ਸੀ ਦਸਮ-ਗ੍ੰਥ` ਦੀ ਬਾਣੀ ਸਾਡੇ ਪੂਜਨ ਜੋਗ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ 
ਜ਼ਬਾਨ ਵਿਚੋਂ ਆਈ ਏ। ਉਨ੍ਹਾਂ ਦੇ ਗਿਆਨ ਵਿਚੋਂ ਆਈ ਏ। ਉਨ੍ਹਾਂ ਦੀਆਂ ਨਜ਼ਰਾਂ ਵਿਚੋਂ ਆਈ 
ਏ। ਜਿਹੜਾ ਦਸਵਾਂ ਗੁੰਥ ਏ, ਸਭਿ ਤੋਂ ਜ਼ਿਆਦਾ ਪਿਆਰਾ ਕੀ ਲਗਦਾ ਮੈਨੂੰ, ਜਿਹੜਾ ਉਹ ਦੇ 
ਵਿਚ 'ਜਾਪੁ ਸਾਹਿਬ ਆਇਆ ਹੋਇਆ ਏ। ਤੇ ਮੈਂ ਤਾਂ ਇਹ ਗੌਲ ਕਹਾਂਗਾ ਕਿ ਜਿਹੜਾ ਦਸਵਾਂ 
ਗ੍ੰਥ ਏ, ਉਹ ਦੇ ਵਿਚ ਸ਼ਕ ਨ ਕਰੋਂ, ਕਿਉਂ? ਇਕ ਐਸੀ ਪਵਿਤਰ ਬਾਨੀ ਉਹ ਦੇ ਵਿਚ ਆਈ 
ਹੋਈ ਏ, ਜੀਹ ਨੂੰ ਅਸੀਂ “ਜਾਪੁ ਸਾਹਿਬ” ਕਹਿਨੇ ਆਂ। ਜੀਹ ਨੂੰ, ਇਹ ਨਹੀਂ ਮੈਂ ਕਹਿ ਸਕਦਾ, 
ਕਿ ਉਹ ਇਕ ਸਿੱਖਾਂ ਦੀ ਚੀਜ਼ ਏ। ਠੀਕ ਹੈ ਸਾਡੇ ਨਿਤਨੇਮ ਵਿਚ ਆ ਗਿਆ ਏ. 'ਜਾਪੁ 
ਸਾਹਿਬ”, ਪਰ 'ਜਾਪੁ ਸਾਹਿਬ) ਜੇ ਅਸੀਂ ਚੰਗੀ ਤਰ੍ਹਾਂ ਵੇਖੀਏ, ਸਾਰੇ ਮਜ਼ਹਬਾਂ ਦਾ ਭੀ ਨਿਚੋੜ ਏ। 
ਮੈਂ ਤਾਂ ਏਸ ਕਰਕੇ ਕਹਾਂਗਾ ਕਿ ਸਭ ਉਹ ਚੀਜ਼, ਜਿਹੜੀ ਭੀ ਕੋਈ ਦਿਲ ਦੇ ਵਿਚ ਭੁਲੇਖਾ 
ਕਰਦੀ ਏ, ਉਹ ਕੱਢ ਦਿਓ। ਕੁਝ ਬਾਣੀਆਂ ਉਹ ਦੇ ਵਿਚੋਂ ਲੈ ਕੇ ਪੜ੍ਹ ਲੈਣਾ, ਉਹ ਕਿਉਂ 
ਚੰਗੀਆਂ ਨੇ ਤੇ ਦੂਜੀਆਂ ਕਿਉਂ ਮਾੜੀਆਂ ਨੇ। ਤੇ ਅਸੀਂ ਸਾਰੀਆਂ ਨੂੰ ਕਿਉਂ ਨਹੀਂ ਮੰਨ ਲੈਂਦੇ। 
ਇਕ ਨੂੰ ਕਹਿਣਾ, ਤੇਰੀਆਂ ਬਾਹੀਂ' ਚੰਗੀਆਂ ਨੇ, ਤੇਰਾ ਸਿਰ ਖਰਾਬ ਏ। ਇਹ ਕੀ ਹੋਇਆ? ਤੇ 
ਤੁਸੀਂ ਸਾਰੀ ਬਾਡੀ (ਸਰੀਰ) ਨੂੰ ਕਿਉਂ ਨਹੀਂ ਮੰਨਦੇ? 


ਇਕ ਸਾਨੂੰ ਸਾਰਿਆਂ ਨੂੰ ਇਹ ਭੁਲੇਖਾ ਏ, ਕਿ ਜਿਹੜੀ ਗੌਲ ਦਾ ਸਾਨੂੰ ਪਤਾ ਨਹੀਂ, ਇਹ 
ਤਾਂ ਨੰਗੀ ਗੱਲ ਏ। ਹੁਣ ਉਹ ਤਾਂ ਕਹਿੰਦਾ ਏ- 'ਨਾਚ ਕਾ ਨਚਈਯਾ”। ਹੁਣ ਏਸ ਗੱਲ ਨੂੰ 
ਸਮਝਨਾ ਕਿ ਕਲਗੀਧਰ ਰੌਂਬ ਨੂੰ ਕਹਿੰਦਾ ਏ ਕਿ ਤੂੰ ਤਾਂ “ਨਚਾਰ” ਹੈਂ। ਉਹ ਕਿਹੜੀ ਦਿਸ਼ਾ 
ਵਿਚ ਕਹਿ ਰਿਹਾ ਏ। ਉਹ ਆਪ ਨਚਾਰ ਸਾਰੀ ਦੁਨੀਆਂ ਨੂੰ ਨਚਾ ਰਿਹਾ ਏ। ਏਸ ਕਰਕੇ ਕਿਤੇ 
ਕਹਿੰਦਾ ਏ 'ਜੋਬਨ ਕਾ ਜਾਲ” ਹੈਂ। ਪਰ ਕਿਉਂ? ਸਾਡੀਆਂ ਕਮਜ਼ੋਰੀਆਂ, ਅਸੀਂ ਸਮਝਦੇ ਹਾਂ ਕਿ 
ਗੁਰੂ ਗੋਬਿੰਦ ਸਿੰਘ ਕਿਵੇਂ ਕਹਿ ਸਕਦਾ ਰੱਬ ਨੂੰ ਕਿ 'ਤੂੰ ਜੋਬਨ ਕਾ ਜਾਲ” ਹੈਂ। 'ਤੂੰ ਨਾਰ ਕਾ 
ਸਿੰਗਾਰ ਹੈ?। 

ਇਹ ਗੱਲਾਂ ਦਿਮਾਗ ਵਿਚੋਂ ਕਢੋ। ਗੁਰੂ ਗੋਬਿੰਦ ਸਿੰਘ ਹਰ ਚੀਜ਼ ਨੂੰ ਪੈਦਾ ਕਰਨ ਵਾਲਾ, 
ਹਰ ਚੀਜ਼ ਨੂੰ ਵੇਖ ਰਿਹਾ ਸੀ। ਤੇ ਹਰ ਚੀਜ਼ ਨੂੰ ਵੇਖ ਕੇ ਤੇ ਬੋਲ ਰਿਹਾ ਸੀ। ਇਨ੍ਹਾਂ ਗੱਲਾਂ ਦੇ 
ਜਦੋਂ ਉਪਰ ਉਠੋਗੇ, ਤੁਹਾਨੂੰ ਗਿਆਨ ਉਦੋਂ ਹੀ ਆਏਗਾ, ਗੁਰੂ ਗੋਬਿੰਦ ਸਿੰਘ ਦਾ। ਤੁਸੀਂ ਇਨ੍ਹਾ 
ਗੱਲਾਂ ਵਿਚ ਹੀ ਉਲਝੇ ਰਹੇ, ਕਿ ਗੁਰੂ ਗੋਬਿੰਦ ਸਿੰਘ ਆਹ ਥੋੜਾ ਕਹਿ ਸਕਦਾ ਏ। ਗੁਰੂ ਗੋਬਿੰਦ 
ਸਿੰਘ ਤਾਂ ਸਭਿ ਕੁਝ ਹੀ ਕਹਿ ਸਕਦਾ। ਗੁਰੂ ਗੋਬਿੰਦ ਸਿੰਘ ਅਗੇ ਕੋਈ ਚੀਜ਼ ਢਕੀ ਨਹੀਂ। ਕੋਈ 
ਚੀਜ਼ ਨੰਗੀ ਨਹੀਂ। ਉਹ ਸਾਰੀਆਂ ਚੀਜ਼ਾਂ ਨੂੰ ਪੈਦਾ ਕਰਦਾ ਏ ਅਤੇ ਸਾਰੀਆਂ ਚੀਜ਼ਾਂ ਨੂੰ ਆਪ ਦੇ 
ਵਿਚ ਸਮਾ ਲੈਂਦਾ ਏ। ਇਨ੍ਹਾਂ ਗੱਲਾਂ ਨੂੰ ਛਡ ਕੇ ਉਪਰ ਉਠੋ। ਸ਼ਕ ਦਾ ਕੀ ਏ? ਜੇ ਸ਼ਕ ਹੀ 
ਕਰਨਾ ਏ, ਫੇਰ ਤਾਂ ਬਾਨੀ ਤੇ ਭੀ ਸ਼ਕ ਕਰੋ। ਤੇ ਬਾਨੀ ਵਿਚ ਭੀ ਆਉਂਦਾ ਏ- “ਇੰਦਰੀ ਕਾ 
ਬਲ ਥਾਕਾ”। ਏਹ ਤਾਂ ਨੰਗੀ ਗੌਲ ਏ। “ਰਸਿ ਰਸਿ ਭੋਗ ਕਰੇ ਪ੍ਰਭੂ ਮੇਰਾ`। ਉਹ ਤਾਂ ਦੁਨੀਆਂ ਦੀ 
ਗੌਲ ਛਡੋਂ, ਕਢੋ ਬਾਹਰ ਇਹ ਨੂੰ। “ਹਰਿ ਪ੍ਰਭੁ ਮੇਰਾ ਚੋਜੀ ਜੀਉ”। ਚੋਜੀ ਕੀ ਏ? ਇਨ੍ਹਾਂ ਗੱਲਾਂ 
ਤੋਂ ਅਸੀਂ ਉਪਰ ਉਠੀਏ। ਕਿਉਂ? ਬਾਨੀ ਵਿਚ ਭੀ ਬੜਾ ਕੁੱਛ ਲਿਖਿਆ ਹੋਇਆ ਏ। ਉਹ 
ਬਾਨੀ ਵਿਚ ਜੋ ਲਿਖਿਆ ਏ, ਉਹ ਗਿਆਨ ਲਿਖਿਆ ਏ। 'ਦਸਮ-ਗ੍ਰੰਥ` ਵਿਚ ਭੀ ਜੋ ਲਿਖਿਆ 
ਏ, ਉਹ ਬ੍ਰਹਮ ਗਿਆਨ ਨਾਲ ਲਿਖਿਆ ਏ। “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗ 
ਕਰੇਈ”। ਜਦੋਂ ਸੇਜ ਤੇ ਆਏਗਾ ਕੰਤ, ਭੋਗ ਉਦੋਂ ਹੀ ਕਰਾਂਗੇ। ਇਹ ਤਾਂ ਬਾਨੀ ਵਿਚ ਹੈ। 

ਇਹ ਗੱਲਾਂ ਛਡ ਦਿਓ, ਇਹ ਗੱਲਾਂ ਅਸੀਂ ਨਹੀਂ ਸਮਝ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕੀ 
ਸੀ? ਜੋ ਉਹ ਨੇ ਲਿਖਿਆ ਉਸ ਨੂੰ ਮੰਨ ਲਓ। ਸ਼ਕ ਹੀ ਏ। ਹੋਰ ਕੀ ਏ। ਆਹ ਕਿਵੇਂ 
ਮਹਾਰਾਜ ਲਿਖ ਸਕਦੇ ਨੇ। ਮਹਾਰਾਜ ਤਾਂ ਕਰਤੇ ਨੇ। ਸਭਿ ਕੁਝ ਲਿਖ ਸਕਦੇ ਨੇ, ਹੈ ਕੀ? ਮੇਰੇ 
ਵਾਸਤੇ ਤਾਂ ਜਿਥੇ ਪਾਤਿਸ਼ਾਹ ਦਾ ਨਾਂ ਆ ਜਾਂਦਾ ਏ ਤੇ ਜਿਥੇ ਜਾਪੁ ਸਾਹਿਬ ਆ ਗਿਆ ਏ, ਅਸੀਂ 
ਤਾਂ ਉਸ ਜਗਾਹ ਨੂੰ, ਸਾਰੀ ਚੀਜ਼ ਨੂੰ ਪੂਜਾਂਗੇ। ਕਿਉਂ? ਉਹ ਪੂਜਨੀਕ ਏ। ਤੁਸੀਂ “ਜਾਪੁ ਸਾਹਿਬ” 
ਕਹਿੰਦੇ ਜੇ ਅੰਮ੍ਰਿਤ ਏ। ਤੇ ਦੂਜੀ ਚੀਜ਼ ਜ਼ਹਿਰ ਏ। ਇਹ ਕਿਵੇਂ ਹੋ ਸਕਦਾ ਏ। ਜੇ 'ਜਾਪੁ 
ਸਾਹਿਬ” ਅੰਮ੍ਰਿਤ ਏ, ਦੂਜਾ ਸਾਰਾ ਹੀ ਅੰਮ੍ਰਿਤ ਏ। ਤੁਸੀਂ ਕਹਿੰਦੇ ਹੋ ਨਾ ਕਿ 'ਚੌਪਈ” ਚੰਗੀ ਏ, 
'ਜਾਪੁ ਸਾਹਿਬ” ਚੰਗਾ ਏ, ਤਾਂ ਬਾਕੀ ਕਿਉਂ ਮਾੜੀ ਏ? ਕਿਉਂ ਤੁਹਾਨੂੰ ਚੰਗੀਆਂ ਨਹੀਂ ਲਗਦੀਆਂ। 
ਇਹ ਗੱਲ ਭੁਲ ਜਾਓ। “ਸਾਹਿਬ ਅਕਲੀ ਬਾਹਿਰਾ`- ਬਾਨੀ ਵਿਚ ਕਿਹਾ ਏ ਕਿ ਸਾਹਿਬ ਅਕਲ 
ਤੋਂ ਉਚਾ ਏ। ਤੁਸੀਂ ਅਕਲ ਨਾਲ ਸਮਝਨਾ ਚੌਂਹਦੇ ਹੋ, ਸੋ ਏਹ ਛਡ ਦਿਓ। ਜਿਥੇ ਤੁਹਾਡੀ 
ਅਕਲ ਖਤਮ ਹੋ ਜਾਂਦੀ ਏ, ਉਥੋਂ ਉਹ ਦਾ ਗਿਆਨ ਸ਼ੁਰੂ ਹੁੰਦਾ ਏ। 


ਹੁਣ ਤੁਸੀਂ ਇਹ ਸੋਚ ਸਕਦੇ ਹੋ “ਜਲੇ ਹਰੀ, ਥਲੇ ਹਰੀ'। ਆਪਨੇ ਆਪ ਨੂੰ ਕਿਵੇਂ 
ਸਕਦਾ ਹੈ ਕਿ ਦਰਖਤ ਵਿਚ ਹਰੀ ਬੈਠਾ ਹੋਇਆ ਏ, ਪਰ ਓਹ ਤਾਂ ਕਹਿ ਰਿਹਾ ਏ। 
ਕਹਿ ਸਕਦੇ ਹਾਂ ਕਿ ਸਮੁੰਦਰ ਦੇ ਵਿਚ ਹਰੀ ਏ। ਉਹ ਤਾਂ ਕਹਿ ਰਿਹਾ ਏ ਹਰੀ ਹੈ। ਉਹ ਤਾਂ 
ਕਹਿ ਰਿਹਾ ਏ- “ਗਗਨ ਦਮਾਮਾ ਬਾਜਿਓ?। ਹੁਣ ਕਿਥੇ ਗਗਨ ਹੈ ਤੇ ਕਿਥੇ ਦਮਾਮਾ ਹੈ। ਕੀਹ 
ਨੂੰ ਪਤਾ ਏ? 'ਖੇਤੁ ਜੁ ਮਾਡਿਓ ਸੂਰਮਾ ਅਬ ਜੂਝਨ ਕੋ ਦਾਉ”। ਉਹ ਕਿਥੋਂ ਸੂਰਮਾ ਲੜ ਰਿਹਾ 
ਏ? ਕਿਹੜੀ ਗੱਲ ਕਰ ਰਿਹਾ ਏ? ਉਹ ਤਾਂ ਕਹਿੰਦਾ ਏ- “ਅਖੀ ਬਾਝਹੁ ਵੇਖਣਾ ਵਿਣੁ ਕੰਨਾ 
ਸੁਨਣਾ। ਪੈਰਾ ਬਾਝਹੁ ਚਲਣਾ ਵਿਣ ਹਥਾ ਕਰਣਾ। ਜੀਭੈ ਬਾਝਹੁ ਬੋਲਣਾ......”" ਉਹ ਕੀ ਚੀਜ਼ 
ਬਿਨਾ ਤੁਰੀਦਾ। ਏਹ ਕੀ ਹੋਇਆ? ਏਹ ਤਾਂ ਬਾਨੀ ਵਿਚ ਹੈ। ਇਹ ਦੇ ਅਰਥ ਕਿਵੇਂ ਕਢੇਗਾ? 
ਤੁਸੀਂ ਏਨਾਂ ਚੀਜ਼ਾਂ ਨੂੰ ਕਿਵੇਂ ਸਮਝੋਗੇ। ਇਹ ਤਾਂ ਐਸੀਆਂ ਗੱਲਾਂ ਨੇ, ਬੰਦਾ ਸ਼ਕ ਹੀ ਕਰੀ ਜਾਏ। 
ਕਰੀ ਜਾਏ, ਜਿੰਨਾ ਮਰਜੀ ਏ। ਪਰ ਮੇਰੇ ਮਨ ਦੇ ਵਿਚ ਤਾਂ ਹਰ ਚੀਜ਼ ਏ, ਕਿ ਜਿਥੇ ਗੁਰੂ 
ਗੋਬਿੰਦ ਸਿੰਘ ਦੇ ਬੁਹਮ ਦਾ ਸਵਾਲ ਏ, ਓਥੇ ਓਹ ਹਰ ਚੀਜ਼ ਦਾ, ਕਾਇਨਾਤ ਦਾ ਓਹ ਮਾਲਕ 
ਏ। ਕੋਈ ਚੀਜ਼ ਨੰਗੀ ਨਹੀਂ, ਕੋਈ ਢਕੀ ਨਹੀਂ। ਓਹ ਤਾਂ ਭੁਲ ਜਾਓ। ਇਹੋ ਜਿਹੀਆਂ ਗੱਲਾਂ 
ਵਿਚ ਪੈ ਜਾਓਗੇ ਤਾਂ ਤੁਹਾਨੂੰ ਗਿਆਨ ਨਹੀਂ ਹੋਣਾ। ਬੈਠੇ ਰਹੋਂ। 

ਸੀ ਦਸਮ-ਗ੍ਰੰਥ` ਨੂੰ ਵਿਆਖਿਆ ਸਹਿਤ ਸਭ ਤਕ ਪੈਂਚਾਣਾ ਹੈ। ਏਹ ਉਤਮ ਕੰਮ ਡਾ. ਰਤਨ 
ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵਲੋਂ ਬੜੀ ਸੁਘੜਤਾ ਨਾਲ ਨਿਭਾਇਆ ਗਿਆ ਏ। 
ਮੇਰੀ ਉਨ੍ਹਾਂ ਨੂੰ ਅਸੀਸ ਹੈ। ਗੁਰੂ ਮਹਾਰਾਜ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਖੇ, ਅੰਗ ਸੰਗ ਸਹਾਈ 
ਹੋਏ। 


ਤੋ 


(2 


ਮੁਖਥਧ 


ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸਾ ਜੀ ਦਾ ਤਿੰਨ ਸੌਵਾਂ ਜਨਮ 
ਦਿਨ ੧੩ ਅਪ੍ਰੈਲ, ੧੯੯੯ ਨੂੰ ਦੇਸ਼-ਵਿਦੇਸ਼ ਵਿਚ ਬੜੀ ਸ਼ਰਧਾ ਅਤੇ ਸ਼ਾਨ ਨਾਲ 
ਮਨਾਇਆ ਜਾ ਰਿਹਾ ਹੈ। ਇਸ ਪਾਵਨ ਦਿਹਾੜੇ ਦੀ ਯਾਦ ਵਿਚ ਸ੍ਰੀਮਾਨ ਸੰਤ ਬਾਬਾ 
ਵਿਰਸਾ ਸਿੰਘ ਜੀ ਨੇ ਚਾਹਿਆ ਹੈ ਕਿ ਸ੍ਰੀ ਗੁਰੂ ਸਾਹਿਬ ਦੇ ਵਿਅਕਤਿਤਵ, ਚਿੰਤਨ, 
ਛਪਵਾਇਆ ਜਾਏ। ਇਸੇ ਉਦੇਸ਼ ਦੀ ਪੂਰਤੀ ਲਈ ਸ੍ਰੀ ਦਸਮ-ਗ੍ਰੰਥ ਦਾ ਪਾਠ- 
ਸੰਪਾਦਨ ਅਤੇ ਵਿਆਖਿਆ ਪੁਕਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। 

ਸੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦਾ ਸੰਗ੍ਰਹਿ “ਦਸਮ-ਗ੍ਰੰਥ` ਦੇ ਨਾਂ 
ਨਾਲ ਪ੍ਰਸਿੱਧ ਹੈ। ਗੁਰੂ ਸਾਹਿਬ ਦਾ ਆਪਣਾ ਕਾਵਿ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ 
ਕੀਤਾ ਗਿਆ ਜਿਸ ਦਾ ਭਾਰ ਇਤਿਹਾਸਕਾਰਾਂ ਨੇ ਨੌਂ ਮਣ ਮੰਨਿਆ ਹੈ। ਪਰ ਜਦੋਂ 
ਸੰਨ ੧੭0੪ ਈ. ਵਿਚ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ 
ਅਨੇਕ ਪ੍ਰਕਾਰ ਦੀ ਹੋਰ ਮਹੱਤਵਪੂਰਨ ਸਾਮਗ੍ਰੀ ਦੇ ਨਾਲ ਉਪਰੋਕਤ ਗ੍ਰੰਥ ਵੀ ਸਰਸਾ 
ਨਦੀ ਵਿਚ ਰੁੜ੍ਹ ਗਿਆ ਦਸਿਆ ਜਾਂਦਾ ਹੈ। ਪਰ _ਗੁਰੂ ਸਾਹਿਬ ਦੀਆਂ ਆਪਣੀਆਂ 
ਰਚਨਾਵਾਂ ਅਤੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦੇ ਨਾਲ-ਨਾਲ ਉਤਾਰੇ ਵੀ ਹੁੰਦੇ 
ਰਹਿੰਦੇ ਸਨ। ਸ਼ਰਧਾ-ਕਾਰਨ ਗੁਰੂ ਸਾਹਿਬ ਦੀਆਂ ਆਪਣੀਆਂ ਬਾਣੀਆਂ ਦੇ ਉਤਾਰੇ 
ਹੋਰਨਾਂ ਨਾਲੋਂ ਬਹੁਤ ਅਧਿਕ ਮਾਤ੍ਰਾ ਵਿਚ ਹੋਏ ਸਨ ਅਤੇ ਉਹ ਅਨੇਕ ਸ਼ਰਧਾਲੂਆਂ 
ਪਾਸ ਸੁਰਖਿਅਤ ਚਲੇ ਆ ਰਹੇ ਸਨ। ਸ੍ਰੀ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ 
ਬਾਦ ਉਦਮੀ ਧਰਮ ਸਾਧਕਾਂ ਨੇ ਗੁਰੂ ਸਾਹਿਬ ਦੇ ਕਾਵਿ ਨੂੰ ਸੰਭਾਲਣ ਦਾ ਉਪਰਾਲਾ 
ਸ਼ੁਰੂ ਕੀਤਾ। 

ਸਭ ਤੋਂ ਪਹਿਲਾਂ ਸਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸਿੱਖ ਵਿਦਵਾਨ 
ਭਾਈ ਮਨੀ ਸਿੰਘ ਨੇ ਬੜੀ ਮਿਹਨਤ ਨਾਲ ਸ੍ਰੀ ਗੁਰੂ ਸਾਹਿਬ ਦੀਆਂ ਰਚਨਵਾਂ ਦੀਆਂ 
ਪੋਥੀਆਂ ਇਕੱਠੀਆਂ ਕਰਵਾ ਕੇ ਇਕ ਬੀੜ ਤਿਆਰ ਕੀਤੀ ਅਤੇ ਬਾਦ ਵਿਚ ਬਾਬਾ 
ਦੀਪ ਸਿੰਘ, ਭਾਈ ਸੁਖਾ ਸਿੰਘ ਆਦਿ ਅਨੇਕ ਧਰਮ-ਸਾਧਕਾਂ ਨੇ ਆਪਣੇ ਸਾਧਨਾਂ 
ਰਾਹੀਂ ਪੋਥੀਆਂ ਇੱਕਨੀਆਂ ਕਰਵਾ ਕੇ ਸ੍ਰੀ ਗੁਰੂ ਸਾਹਿਬ ਦੀ ਬਾਣੀ ਦੀਆਂ ਬੀੜਾਂ 
ਤਿਆਰ ਕੀਤੀਆਂ। ਇਨ੍ਹਾਂ ਬੀੜਾਂ ਵਿਚ ਹੁਣ ਭਾਈ ਮਨੀ ਸਿੰਘ ਵਾਲੀ ਬੀੜ, 


ਸੁਰਖਿਅਤ ਦਸੀ ਜਾਂਦੀ ਬੀੜ, ਸੀ ਪਟਨਾ ਸਾਹਿਬ ਦੇ ਜਨਮ-ਅਸਥਾਨ (ਹਰਿਮੰਦਿਰ) 
ਵਿਚ ਸੰਭਾਲੀ ਹੋਈ ਬੀੜ ਆਦਿ ਪ੍ਰਸਿੱਧ ਹਨ। ਇਨ੍ਹਾਂ ਬੀੜਾਂ ਵਿਚ ਨ ਬਾਣੀਆਂ ਦੀ 
ਤਰਤੀਬ ਇਕ-ਸਮਾਨ ਹੈ ਅਤੇ ਨ ਹੀ ਬਾਣੀਆਂ ਦੀ ਗਿਣਤੀ ਬਰਾਬਰ ਹੈ। ਕਾਰਨ 
ਇਹ ਹੈ ਕਿ ਜਿਉਂ ਜਿਉਂ ਮੁੱਖੀ ਸਿੰਘਾਂ ਨੂੰ ਉਤਾਰਾ ਪੋਥੀਆਂ ਮਿਲਦੀਆਂ ਗਈਆਂ, 
ਉਨ੍ਹਾਂ ਨੂੰ ਬੀੜਾਂ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਜਿਨ੍ਹਾਂ ਸਿੰਘਾਂ ਦੇ ਵਸੀਲੇ 
ਅਧਿਕ ਸਨ, ਉਹ ਨਿਸਚੇ ਹੀ ਜ਼ਿਆਦਾ ਬਾਣੀਆਂ ਇਕੱਠੀਆਂ ਕਰ ਸਕਣ ਵਿਚ 
ਸਫਲ ਹੋਏ। ਪਰ ਇਨ੍ਹਾਂ ਬੀੜਾਂ ਵਿਚਲੀਆਂ ਬਹੁਤੀਆਂ ਬਾਣੀਆਂ ਆਪਸ ਵਿਚ ਮੇਲ 
ਖਾਂਦੀਆਂ ਹਨ ਅਤੇ ਇਕੋ ਸਰੋਤ ਦੀਆਂ ਉਪਜ ਪੁਤੀਤ ਹੁੰਦੀਆਂ ਹਨ। ਉਚਿਤ 
ਸੰਪਾਦਨ ਦੀ ਘਾਟ ਕਾਰਨ ਇਨ੍ਹਾਂ ਬੀੜਾਂ ਦੇ ਸਰੂਪ ਅਤੇ ਆਕਾਰ ਬਾਰੇ ਕੁਝ ਵਿਵਾਦ 
ਚਲਦੇ ਰਹੇ ਅਤੇ ਇਹ ਗ੍ਰੰਥ “ਬਚਿਤ੍ਰ ਨਾਟਕ” ਦੇ ਨਾਂ ਨਾਲ ਲੋਕਾਂ ਵਿਚ ਪੁਸਿੱਧ 
ਰਿਹਾ। ਫਿਰ ਇਸ ਨੂੰ “ਦਸਵੇਂ ਪਾਤਸ਼ਾਹ ਕਾ ਗ੍ਰੰਥ` ਕਿਹਾ ਜਾਣ ਲਗਿਆ ਅਤੇ ਹੁਣ 
ਇਹੀ ਗ੍ਰੰਥ “ਦਸਮ-ਗ੍ਰੰਥ` ਦੇ ਨਾਂ ਨਾਲ ਪੁਸਿੱਧ ਹੈ। 

ਸਿੱਖ-ਜਗਤ ਅਧਿਕ ਤਰ ਜੰਗਾਂ-ਜੁੱਧਾਂ ਵਿਚ ਉਲਝਿਆ ਰਿਹਾ, ਜਿਸ ਕਰ ਕੇ 
ਇਸ ਗ੍ਰੰਥ ਦਾ ਕੋਈ ਵਿਵਸਥਿਤ ਰੂਪ ਤਿਆਰ ਨ ਕੀਤਾ ਜਾ ਸਕਿਆ। ਸਿੰਘ ਸਭਾ 
ਅੰਦੋਲਨ ਦੇ ਚਲਣ ਨਾਲ ਧਾਰਮਿਕ ਗ੍ਰੰਥਾਂ ਅਤੇ ਸਿੱਖ ਇਤਿਹਾਸ ਦੀ ਸਾਂਭ-ਸੰਭਾਲ 
ਵਲ ਵਿਦਵਾਨਾਂ ਦਾ ਧਿਆਨ ਗਿਆ। 'ਗੁਰਮਤਿ ਗ੍ਰੰਥ ਪੁਚਾਰਕ ਸਭਾ” ਅੰਮ੍ਰਿਤਸਰ ਨੇ 
ਇਸ ਗ੍ਰੰਥ ਦੀਆਂ ੩੨ ਬੀੜਾਂ ਇਕਠੀਆਂ ਕਰਵਾ ਕੇ ਇਸ ਦੇ ਪਾਠਾਂਤਰਾਂ ਨੂੰ ਸਪਸ਼ਟ 
ਕੀਤਾ ਅਤੇ ਆਪਣੀ “ਰਿਪੋਰਟ” ਸੰਨ ੧੮੯੭ ਈ. ਵਿਚ ਪ੍ਰਕਾਸ਼ਿਤ ਕੀਤੀ। ਇਸ 
ਰਿਪੋਰਟ ਦੀ ਲੋਅ ਵਿਚ ਇਸ ਗ੍ਰੰਥ ਦਾ ਵਰਤਮਾਨ ਸਰੂਪ ਸਾਹਮਣੇ ਆਇਆ ਜਿਸ 
ਵਿਚ ਬਾਣੀਆਂ ਦੀ ਤਰਤੀਬ ਇਸ ਪੁਕਾਰ ਹੈ -- (੧) ਜਾਪੁ, (੨) ਅਕਾਲ 
ਉਸਤਤਿ, (੩) ਬਚਿਤਰ ਨਾਟਕ (ਅਪਨੀ ਕਥਾ), (੪) ਚੰਡੀ ਚਰਿਤਰ (ਉਕਤਿ 
ਬਿਲਾਸ), (੫) ਚੰਡੀ ਚਰਿਤਰ (ਦੂਜਾ), (੬) ਵਾਰ ਸ੍ਰੀ ਭਗਉਤੀ ਜੀ ਕੀ (ਵਾਰ 
ਦੁਰਗਾ ਕੀ), (੭) ਗਿਆਨ ਪ੍ਰਬੋਧ, (੮) ਚੌਬੀਸ ਅਵਤਾਰ (ਬਿਸਨਾਵਤਾਰ), (੯) 
ਉਪ ਅਵਤਾਰ (ਬ੍ਰਹਮਾ ਅਤੇ ਰੁਦ੍ਰ), (੧0) ਸ਼ਬਦ ਹਜ਼ਾਰੇ, (੧੧) ਸਵੈਯੇ, (੧੨) 
ਖਾਲਸਾ ਮਹਿਮਾ, (੧੩) ਸ਼ਸਤ੍ਰ ਨਾਮਮਾਲਾ, (੧੪) ਚਰਿਤ੍ਰੋਪਾਖਿਆਨ ਅਤੇ (੧੫) 
ਜ਼ਫ਼ਰਨਾਮਾ - ਹਿਕਾਇਤਾਂ। 


ਉਪਰੋਕਤ “ਰਿਪੋਰਟ” ਵਿਚ ਗਿਆਨੀ ਸਰਦੂਲ ਸਿੰਘ ਨੇ ਸਾਰੇ ਗ੍ਰੰਥ ਨੂੰ ਸ੍ਰੀ ਗੁਰੂ 
ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਕੇ ਇਸ ਬਾਰੇ ਹਰ ਪ੍ਰਕਾਰ ਦੇ ਸ਼ੰਕਿਆਂ ਨੂੰ ਖਤਮ 
ਕਰ ਦਿੱਤਾ। ਪਰ ਫਿਰ ਵੀ ਕਿਤੇ ਕਿਤੇ ਕੋਈ ਨ ਕੋਈ ਸ਼ੰਕਾ ਭਰਿਆ ਲੇਖ ਛਪਦਾ 
ਰਿਹਾ ਜਿਸ ਦਾ ਸਹੀ ਉਤਰ ਸਿੱਖ ਵਿਦਵਾਨ ਸਮੇਂ ਸਮੇਂ ਸਿਰ ਦਿੰਦੇ ਵੀ ਰਹੇ। 

ਸੰਨ ੧੯0੨ ਈ. (ਮੁਤਾਬਕ ੧੯੫੯ ਬਿ.) ਵਿਚ ਸੰਗਰੂਰ ਨਿਵਾਸੀ ਭਾਈ 
ਬਿਸ਼ਨ ਸਿੰਘ, ਪੁਤਰ ਭਾਈ ਗੁਰਦਿਆਲ ਸਿੰਘ ਆਨੰਦਪੁਰੀ ਨੇ ਇਕ ਪੋਥੀ (ਦਸਮ 
ਗੁੰਥ ਸਾਹਿਬ ਕਿਸ ਨੇ ਬਨਾਯਾ”) ਲਿਖ ਕੇ ਸ਼ੈਲੀ ਅਤੇ ਹੋਰ ਅਨੇਕ ਸਬੂਤਾਂ ਦੇ 
ਆਧਾਰ ਤੇ ਇਸ ਗ੍ਰੰਥ ਨੂੰ ਸਹੀ ਗੁਰੂ ਸਾਹਿਬ ਦੀ ਰਚਨਾ ਸਾਬਤ ਕੀਤਾ। ਸੰਨ 
੧੯੩੫ ਈ. ਦੇ ਨੇੜੇ ਤੇੜੇ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਨੇ ਆਪਣੀ ਪੁਸਤਕ 
'ਦਸ਼ਮੇਸ਼ ਦਰਪਣ” ਵਿਚ ਅਨੇਕ ਪ੍ਰਮਾਣਾਂ ਦੇ ਆਧਾਰ ਤੇ ਦਸਮ-ਗ੍ਰੰਥ ਨੂੰ ਦਸ਼ਮੇਸ਼ ਜੀ 
ਦੀ ਰਚਨਾ ਸਿੱਧ ਕੀਤਾ। ਇਸ ਤੋਂ ਬਾਦ ਅੰਮ੍ਰਿਤ” ਨਾਂ ਦੇ ਰਸਾਲੇ ਦੇ ਸੰਨ ੧੯੩੭ 
ਈ. ਦੇ ਕੁਝ ਕੁ ਅੰਕਾਂ ਵਿਚ 'ਸੀ ਦਸਮ-ਗ੍ੁਰੰਥ ਪੁਰ ਖੋਜ ਪੂਰਨ ਵਿਚਾਰ” ਸਿਰਲੇਖ 
ਅਧੀਨ ਲਖਨਊ ਵਾਲੇ ਡਾ. ਜਸਵੰਤ ਸਿੰਘ ਦੇ ਸਿਲਸਿਲੇਵਾਰ ਲੇਖ ਛਪੇ। ਡਾ. 
ਸਾਹਿਬ ਨੇ ਬੜੀ ਮਿਹਨਤ ਨਾਲ ਅੰਦਰਲੇ ਪ੍ਰਮਾਣਾਂ ਅਤੇ ਸ਼ੈਲੀ ਦੇ ਤੁਲਨਾਤਮਕ 
ਅਧਿਐਨ ਦੇ ਆਧਾਰ ਤੇ ਸਾਰੇ “ਦਸਮ-ਗ੍ੰਥ` ਸਾਹਿਬ ਨੂੰ ਗੁਰੂ ਜੀ ਦੀ ਰਚਨਾ 
ਪ੍ਰਮਾਣਿਤ ਕੀਤਾ। 

ਸੰਨ ੧੯੫੫ ਈ. ਵਿਚ ਕਲਕਤੇ ਤੋਂ ਛਪਦੇ “ਸਿੱਖ ਰਿਵਿਊ” ਵਿਚ ਡਾ. 
ਤਿਰਲੋਚਨ ਸਿੰਘ ਨੇ “ਦਸਮ-ਗ੍ਰੰਥ ਦੇ ਸੰਕਲਨ ਦਾ ਇਤਿਹਾਸ” ਬਾਰੇ ਚਾਰ ਲੇਖ ਛਾਪ 
ਕੇ ਨਿਗਰ ਸਬੂਤਾਂ ਦੇ ਆਧਾਰ ਤੇ ਇਸ ਗੁੰਥ ਦੀ ਸਾਰੀ ਸਮਗਰੀ ਨੂੰ ਗੁਰੂ ਸਾਹਿਬ 
ਜੀ ਦੀ ਰਚਨਾ ਦਸਿਆ। ਸੰਨ ੧੯੫੫ ਈ. ਵਿਚ 'ਸਿੱਖ ਹਿਸਟਰੀ ਸੋਸਾਇਟੀ” ਸ੍ਰੀ 
ਅੰਮ੍ਰਿਤਸਰ ਦੇ ਚੋਟੀ ਦੇ ਵਿਦਵਾਨ ਭਾਈ ਰਣਧੀਰ ਸਿੰਘ ਜੀ ਨੇ “ਦਸਵੇਂ ਪਾਤਸ਼ਾਹ 
ਕੇ ਗ੍ਰੰਥ ਦਾ ਇਤਿਹਾਸ” ਨਾਂ ਦੀ ਇਕ ਮਹਤਵਪੂਰਨ ਪੁਸਤਕ ਛਪਵਾਈ ਜਿਸ ਵਿਚ 
ਉਨ੍ਹਾਂ ਨੇ ਆਪਣੀ ੨) ਵਰ੍ਹਿਆਂ ਦੀ ਲਗਾਤਾਰ ਮਿਹਨਤ 

ਦੇ ਆਧਾਰ ਤੇ ਅਨੇਕ ਪ੍ਰਮਾਣ ਇਕੱਠੇ ਕੀਤੇ ਅਤੇ ਪੱਕੇ ਤੌਰ ਤੇ ਸਿੱਧ ਕਰ 
ਦਿੱਤਾ ਕਿ “ਦਸਮ-ਗ੍ਰੰਥ” ਗੁਰੂ ਸਾਹਿਬ ਜੀ ਦੀ ਰਚਨਾ ਹੈ। 

ਸੰਨ ੧੯੫੫ ਈ. ਤੋਂ ਬਾਦ “ਦਸਮ-ਗ੍ਰੰਥ” ਬਾਰੇ ਪੀ-ਐਚ. ਡੀ. ਪੌਧਰ ਦੀ ਖੋਜ 
ਹੋਣ ਲਗ ਗਈ। ਸਭ ਤੋ ਪਹਿਲਾਂ ਸੰਨ ੧੯੫੮ ਈ. ਵਿਚ ਡਾ. ਧਰਮ ਪਾਲ 
ਅਸ਼ਟਾ ਨੇ ਅਤੇ ਫਿਰ ਸੰਨ ੧੯੫੯ ਈ. ਵਿਚ ਡਾ. ਹਰਭਜਨ ਸਿੰਘ ਨੇ ਆਪਣੇ 


ਆਪਣੇ ਖੋਜ-ਪ੍ਰਬੰਧਾਂ ਵਿਚ ਇਸ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਿਆ ਅਤੇ 
ਸੰਨ ੧੯੬੧ ਈ. ਵਿਚ ਡਾ. ਪੁਸਿੰਨੀ ਸਹਿਗਲ ਨੇ ਵੀ ਉਪਰੋਕਤ ਵਿਦਵਾਨਾਂ ਦੀਆਂ 
ਸਥਾਪਨਾਵਾਂ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ। ਇਨ੍ਹਾਂ ਤੋਂ ਬਾਦ ਡਾ. ਰਤਨ ਸਿੰਘ 
ਜੱਗੀ (ਪੰਜਾਬ ਯੂਨੀ.), ਡਾ. ਮਹੀਪ ਸਿੰਘ (ਆਗਰਾ ਯੂਨੀ.), ਡਾ. ਮਾਲਿਕ ਸਿੰਘ 
(ਆਗਰਾ ਯੂਨੀ.), ਡਾ. ਲਾਲ ਮਨੋਹਰ ਉਪਾਧਿਆਇ (ਬਨਾਰਸ ਹਿੰਦੂ ਯੂਨੀ.), ਡਾ. 
ਓਮ ਪ੍ਰਕਾਸ਼ ਭਾਰਦ੍ਰਾਜ (ਕਰੂਕਸ਼ੇਤਰ ਯੂਨੀ.), ਡਾ. ਧਰਮ ਪਾਲ ਮੈਨੀ (ਭਾਗਲਪੁਰ 
ਯੂਨੀ.), ਡਾ. ਕਮਲਾ ਕੌਸ਼ਲ (ਆਗਰਾ ਯੂਨੀ.), ਡਾ. ਸੁਸ਼ੀਲਾ ਦੇਵੀ (ਪੰਜਾਬ 
ਯੂਨੀ.), ਡਾ. ਸ਼ਮੀਰ ਸਿੰਘ (ਗੁਰੂ ਨਾਨਕ ਦੇਵ ਯੂਨੀ.), ਡਾ. ਮੋਹਨਜੀਤ ਸਿੰਘ 
(ਉਸਮਾਨਿਆ ਯੂਨੀ.), ਡਾ. ਭੂਸ਼ਣ ਸਚਦੇਵ (ਪੰਜਾਬ ਯੂਨੀ.), ਡਾ. ਨਿਰਮਲ ਗੁਪਤਾ 
(ਪੰਜਾਬ ਯੂਨੀ.) ਆਦਿ ਲਗਭਗ ਦੋ ਦਰਜਨ ਵਿਦਵਾਨਾਂ ਨੇ ਇਸ ਗ੍ਰੰਥ ਬਾਰੇ ਆਪਣੇ 
ਪੀ-ਐਚ. ਡੀ. ਅਥਵਾ ਡੀ. ਲਿਟ. ਦੀ ਡਿਗਰੀ ਲਈ ਖੋਜ-ਪੁਬੰਧ ਲਿਖੇ ਹਨ ਅਤੇ 
ਇਤਨੇ ਹੀ ਵਿਦਵਾਨ ਇਸ ਗ੍ਰੰਥ ਨਾਲ ਸੰਬੰਧਿਤ ਖੋਜ-ਕਾਰਜ ਵਿਚ ਰੁਝੇ ਹੋਏ ਹਨ। 
ਇਨ੍ਹਾਂ ਵਿਚੋਂ ਇਕ ਦੋ ਵਿਦਵਾਨਾਂ ਨੂੰ ਛਡ ਕੇ ਬਾਕੀ ਸਭ ਨੇ “ਦਸਮ-ਗ੍ਰੰਥ” ਨੂੰ ਸਰੀ 
ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਹੈ। ਇਸ ਸਾਰੇ ਵੇਰਵੇ ਤੋਂ ਭਲੀ-ਭਾਂਤ 
ਸਪਸ਼ਟ ਹੈ ਕਿ ਇਸ ਗ੍ਰੰਥ ਦੀ ਧਾਰਮਿਕ ਹੀ ਨਹੀਂ, ਸਾਹਿਤਕ ਮਹਾਨਤਾ ਵੀ 
ਅਦੁੱਤੀ ਹੈ। 

ਇਸ ਗ੍ਰੰਥ ਦੀ ਕਵਿਤਾ ਦੇ ਉੱਚੇ ਪਧਰ ਨੂੰ ਵੇਖਕੇ ਵਿਦਵਾਨਾਂ ਨੇ ਬਹੁਤ ਪੁਸ਼ੌਸਾ 
ਕੀਤੀ ਹੈ। ਪਰ ਦੁਖ ਦੀ ਗੌਲ ਹੈ ਕਿ ਅਜੇ ਤਕ ਇਸ ਗ੍ਰੰਥ ਦੇ ਪੰਜਾਬੀ ਵਿਚ 
ਪੰਡਿਤ ਨਰੈਣ ਸਿੰਘ ਅਤੇ ਗਿਆਨੀ ਬਿਸ਼ਨ ਸਿੰਘ ਦੇ ਟੀਕੇ ਹੀ ਉਪਲਬਧ ਹਨ 
ਗ੍ੰਥ ਵਿਚ ਵਰਤੀਆਂ ਪੁਰਾਤਨ ਭਾਸ਼ਾਵਾਂ ਅਤੇ ਰਾਜਸਥਾਨ ਦੀ ਡਿੰਗਲ ਭਾਸ਼ਾ-ਸ਼ੈਲੀ 
ਦੀ ਤਹਿ ਤਕ ਪਹੁੰਚ ਸਕਣਾ ਸਰਲ ਨਹੀਂ। ਹਿੰਦੀ ਵਿਚ ਭੁਵਨ ਵਾਣੀ ਟਰਸਟ, 
ਲਖਨਊ ਵਲੋਂ ਡਾ. ਜੋਧ ਸਿੰਘ ਨੇ “ਦਸਮ-ਗੁੰਥ` ਦਾ ਟੀਕਾ ਪ੍ਰਕਾਸ਼ਿਤ ਕੀਤਾ ਹੈ। ਪਰ 
ਦੁਖ ਦੀ ਗੱਲ ਹੈ ਕਿ ਟੀਕਾਕਾਰ ਨੇ ਨ ਬਾਣੀ ਦੀ ਭਾਵਨਾ ਨੂੰ ਠੀਕ ਢੰਗ ਨਾਲ 
ਸਮਝਿਆ ਹੈ ਅਤੇ ਨ ਹੀ ਅਰਥ ਕਰਨ ਵੇਲੇ ਕਿਸੇ ਤਰ੍ਹਾਂ ਦੇ ਤਾਲ-ਮੇਲ, ਪ੍ਰਸੰਗ 
ਅਤੇ ਅਲੰਕਾਰਾਂ ਨੂੰ ਸਮਝਿਆ ਹੈ। ਨਤੀਜੇ ਵਜੋਂ ਬੜੀ ਚੰਗੀ ਤਰ੍ਹਾਂ ਅਰਥਾਂ ਦਾ 
ਅਨਰਥ ਹੋਇਆ ਹੈ। ਇਸ ਲਈ ਖਾਲਸੇ ਦੀ ਤੀਜੀ ਜਨਮ-ਸ਼ਤਾਬਦੀ ਦੇ ਪਵਿਤਰ 
ਅਵਸਰ ਤੇ ਇਸ ਗ੍ਰੰਥ ਦਾ ਪੰਜਾਬੀ ਅਤੇ ਹਿੰਦੀ ਵਿਚ ਪਰਮਾਣਿਕ ਟੀਕਾ ਛਾਪਣ ਦਾ 
ਵਿਚਾਰ ਬਣਿਆ ਹੈ ਅਤੇ ਚੋਣਵੀਆਂ ਬਾਣੀਆਂ ਦਾ ਅੰਗ੍ਰੇਜ਼ੀ ਰੂਪ ਵੀ ਸਾਹਮਣੇ 


ਲਿਆਣ ਦੀ ਇੱਛਾ ਹੈ, ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਨੂੰ ਠੀਕ 
ਢੰਗ ਅਤੇ ਜੁਗਤ ਨਾਲ ਸਮਝਿਆ ਜਾ ਸਕੇ। ਡਾ. ਰਤਨ ਸਿੰਘ ਜੌਗੀ ਅਤੇ ਡਾ. 
ਗੁਰਸ਼ਰਨ ਕੌਰ ਜੱਗੀ ਨੂੰ ਸੀ ਬਾਬਾ ਜੀ ਨੇ ਪ੍ਰੇਰਿਤ ਕਰਕੇ ਸ੍ਰੀ “ਦਸਮ-ਗ੍ਰੰਥ` ਦਾ 
ਪਾਠ-ਸੰਪਾਦਨ ਅਤੇ ਵਿਆਖਿਆ ਦਾ ਕੰਮ ਸੌਂਪਿਆ ਸੀ, ਜੋ ਉਨ੍ਹਾਂ ਨੇ ਵਿਦਵੱਤਾਪੂਰਨ 
ਢੰਗ ਨਾਲ ਬਹੁਤ ਮੇਹਨਤ ਕਰਕੇ ਸਿਰੇ ਚੜ੍ਹਾਇਆ ਹੈ ਅਤੇ ਹੁਣ ਸਾਕਾਰ ਰੂਪ ਵਿਚ 
ਆਪ ਜੀ ਦੇ ਹੱਥਾਂ ਵਿਚ ਹੈ। 


ਗੋਬਿੰਦ ਸਦਨ 
ਭਾਲਾਂ /ਕਰਘਾਲ /ਨ% 
ਨਵਾ /ਇੱਲਂ-=੨/7 


ਭੂਮਿਕਾ 


.ਖਅਲਾਂ 
ਯਾ 


ਸਿੱਖ ਧਰਮ ਅਤੇ ਸਮਾਜ ਵਿਚ ਗੁਰੂ ਗੁੰਥ ਸਾਹਿਬ ਤੋਂ ਬਾਦ “ਦਸਮ-ਗ੍ਰੰਥ` ਦਾ 
ਮਹੱਤਵਪੂਰਨ ਸਥਾਨ ਹੈ। ਆਪਣੇ ਸੰਕਲਨ-ਕਾਲ ਤੋਂ ਲੈ ਕੇ ਅਠਾਰ੍ਹਵੀਂ ਅਤੇ ਉਨ੍ਹੀਵੀਂ 
ਸਦੀਆਂ ਤਕ ਇਸ ਗ੍ਰੰਥ ਦੀਆਂ ਅਨੇਕਾਂ ਬੀੜਾਂ ਲਿਖੀਆਂ ਅਤੇ ਲਿਖਵਾਈਆਂ ਗਈਆਂ 
ਹਨ। ਇਸ ਨੂੰ ਬੜੇ ਆਦਰ ਭਾਵ ਨਾਲ ਪੜ੍ਹਿਆ ਪੜ੍ਹਾਇਆ ਜਾਂਦਾ ਰਿਹਾ ਹੈ। ਇਥੋਂ 
ਤਕ ਕਿ ਸ੍ਰੀ ਗੁਰੂ ਗੁੰਥ ਸਾਹਿਬ ਦੇ ਨਾਲ ਨਾਲ ਇਸ ਗ੍ਰੰਥ ਦਾ ਵੀ ਗੁਰਦੁਆਰਿਆਂ, 
ਇਤਿਹਾਸਿਕ ਗੁਰੂ-ਧਾਮਾਂ ਵਿਚ ਪ੍ਰਕਾਸ਼ ਹੁੰਦਾ ਰਿਹਾ ਹੈ, ਪਰ ਵੀਹਵੀਂ ਸਦੀ ਦੇ 
ਸੁਧਾਰਵਾਦੀ ਅੰਦੋਲਨਾਂ ਅਤੇ ਬੌਧਿਕ ਰੁਚੀਆਂ ਨੇ ਇਸ ਗ੍ਰੰਥ ਪ੍ਰਤਿ ਉਪਰਾਮਤਾ ਦੀ 
ਭਾਵਨਾ ਨੂੰ ਵਿਕਾਸ ਦਿੱਤਾ ਹੈ। ਸਿੱਟੇ ਵਜੋਂ ਆਮ ਗੁਰਦੁਆਰਿਆਂ ਵਿਚੋਂ ਇਸ ਗ੍ਰੰਥ 
ਦੀਆਂ ਬੀੜਾਂ ਨੂੰ ਹਟਾ ਦਿੱਤਾ ਗਿਆ ਹੈ। ਫਿਰ ਵੀ ਕੁਝ ਕੁ ਇਤਿਹਾਸਿਕ 
ਗੁਰਦੁਆਰਿਆਂ ਵਿਚ ਇਸ ਦਾ ਪ੍ਰਕਾਸ਼ ਹੁੰਦਾ ਰਿਹਾ ਹੈ ਪਰ ਗੁਰਦੁਆਰਾ ਪੁਬੰਧਕ 
ਕਮੇਟੀ ਦੇ ਪ੍ਰਬੰਧਕੀ ਵਿਸਤਾਰ ਕਾਰਨ ਇਸ ਗ੍ਰੰਥ ਦਾ ਪਰੰਪਰਿਕ ਰੀਤ ਵਾਲਾ 
ਮਹੱਤਵ ਘਟਣ ਲਗ ਗਿਆ ਹੈ। ਪਹਿਲਾਂ ਇਸ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ 
ਸਾਹਿਬ ਦੇ ਨਾਲ ਹੀ ਕੀਤਾ ਜਾਂਦਾ ਸੀ। ਪੈਪਸੂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿਚ 
ਨਿੱਤ ਦੇ ਦੀਵਾਨ ਤੋਂ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਇਸ ਗ੍ਰੰਥ ਤੋਂ ਵੀ ਵਾਕ 
ਲਿਆ ਜਾਂਦਾ ਸੀ ਅਤੇ ਕੁਝ ਗੁਰੂ-ਧਾਮਾਂ 'ਤੇ ਸੰਗ੍ਰਾਂਦ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ 
ਸਾਹਿਬ ਵਿਚਲੇ ਬਾਰਾਮਾਹ ਦੇ ਪਾਠ ਨਾਲ ਇਸ ਗ੍ਰੰਥ ਤੋਂ ਵੀ ਬਾਰਾਮਾਹ 
(“ਕ੍ਰਿਸ਼ਨਾਵਤਾਰ” ਪੁਸੰਗ) ਦਾ ਪਾਠ ਕੀਤਾ ਜਾਂਦਾ ਸੀ। ਜਨਮ-ਸਥਾਨ ਹਰਿ ਮੰਦਿਰ 
ਸਾਹਿਬ (ਪਟਨਾ), ਹਜ਼ੂਰ ਸਾਹਿਬ (ਨਾਂਦੇੜ), ਦਮਦਮਾ ਸਾਹਿਬ (ਤਲਵੰਡੀ ਸਾਬੋ) 
ਆਦਿ ਕੁਝ ਕੁ ਮਹੱਤਵਪੂਰਨ ਗੁਰੂ-ਧਾਮਾਂ ਵਿਚ ਹੁਣ ਵੀ ਇਸ ਗ੍ਰੰਥ ਦਾ ਪੁਰਾਤਨ 
ਮਰਯਾਦਾ ਅਨੁਸਾਰ ਪਠਨ-ਪਾਠਨ ਹੁੰਦਾ ਹੈ। 

ਜ਼ਫ਼ਰਨਾਮੇ ਨੂੰ ਛੱਡ ਕੇ ਇਸ ਗ੍ਰੰਥ ਵਿਚਲੀਆਂ ਸਾਰੀਆਂ ਰਚਨਾਵਾਂ ਸ੍ਰੀ ਗੁਰੂ 
ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦੇ ਜੀਵਨ-ਕਾਲ ਤਕ ਹੋਂਦ ਵਿਚ ਆ ਚੁਕੀਆਂ 
ਸਨ। ਅਜਿਹੀਆਂ ਰਚਨਾਵਾਂ ਦੇ ਨਾਲ ਨਾਲ ਉਤਾਰੇ ਵੀ ਤਿਆਰ ਹੁੰਦੇ ਰਹਿੰਦੇ ਸਨ ਜੋ 
ਸ਼ਰਧਾਲੂ ਲੋਕ ਆਪਣੇ ਪਾਸ ਆਦਰ ਨਾਲ ਸੰਭਾਲ ਰਖਦੇ ਸਨ। ਜਦੋਂ ਸ੍ਰੀ ਗੁਰੂ 
ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਅਜਿਹਾ ਬਹੁਤ 
ਸਾਰਾ ਸਾਹਿੱਤ ਹੜ੍ਹੀ ਹੋਈ ਸਰਸਾ ਨਦੀ ਵਿਚ ਰੁੜ੍ਹ ਗਿਆ। ਸਿੱਖ ਧਰਮ ਦੀ 
ਰਵਾਇਤ ਅਨੁਸਾਰ ਰੁੜ੍ਹ ਗਏ ਸਾਹਿੱਤ ਦੇ ਕੁਝ ਕੁ ਪੱਤਰੇ ਸਿੱਖਾਂ ਦੇ ਹੱਥ ਲਗੇ ਜੋ 


ਖਾਸ ਦਸਖਤੀ ਪਤਰਿਆਂ ਦੇ ਰੂਪ ਵਿਚ ਕੁਝ ਕੁ ਪੁਰਾਤਨ ਬੀੜਾਂ ਵਿਚ ਲਗੇ ਹੋਏ 
ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਭਾਈ ਮਨੀ 
ਸਿੰਘ ਵਰਗੇ ਵਿਦਵਾਨ ਸਿੱਖਾਂ ਨੇ ਉਦਮ ਕਰ ਕੇ ਸ਼ਰਧਾਲੂਆਂ ਪਾਸ ਸੁਰਖਿਅਤ 
ਪਈਆਂ ਪੋਥੀਆਂ ਤੋ' ਉਤਾਰੇ ਕਰਵਾ ਕੇ ਉਨ੍ਹਾਂ ਨੂੰ ਸੰਭਾਲਣ ਦੀ ਦ੍ਰਿਸ਼ਟੀ ਤੋਂ ਇਸ 
ਗੁੰਥ ਦੇ ਰੂਪ ਵਿਚ ਸੰਕਲਿਤ ਕਰ ਦਿੱਤਾ ਸੀ। ਕਿਉਂਕਿ ਇਸ ਗ੍ਰੰਥ ਦਾ ਸੰਕਲਨ 
ਇਕ ਨਹੀਂ, ਅਨੇਕ ਵਿਦਵਾਨਾਂ ਨੇ ਵੱਖ ਵੱਖ ਥਾਂਵਾਂ ਤੇ ਸੁਤੰਤਰ ਰੂਪ ਵਿਚ ਕੀਤਾ 
ਸੀ, ਇਸ ਲਈ ਇਨ੍ਹਾਂ ਬੀੜਾਂ ਵਿਚ ਬਾਣੀਆਂ ਦੀ ਤਰਤੀਬ ਜਾਂ ਕੂਮ ਇਕ ਸਮਾਨ ਨ 
ਰਿਹਾ। ਬਾਦ ਵਿਚ ਤਿਆਰ ਕੀਤੀਆਂ ਗਈਆਂ ਬੀੜਾਂ ਵਿਚ ਕੁਝ ਬਾਣੀਆਂ ਅਧਿਕ 
ਹੋਣਗੀਆਂ। 
ਪੁਰਾਤਨ ਬੀੜਾਂ ਦਾ ਵੇਰਵਾ 

ਸ਼ੁਰੂ ਵਿਚ ਇਸ ਗ੍ਰੰਥ ਨੂੰ “ਬਚਿਤ੍ਰ ਨਾਟਕ” ਨਾਂ ਨਾਲ ਯਾਦ ਕੀਤਾ ਜਾਂਦਾ ਸੀ। 
ਪਰ ਬਾਦ ਵਿਚ ਇਸ ਨੂੰ “ਦਸਵੇਂ ਪਾਤਿਸ਼ਾਹ ਕਾ ਗ੍ਰੰਥ' ਕਿਹਾ ਜਾਣ ਲਗਿਆ। 
ਸਹਿਜੇ ਸਹਿਜੇ ਸਰਲ ਅਤੇ ਸੋਖੇਪ ਨਾਂ ਦੀ ਰੁਚੀ ਅਧੀਨ ਇਸ ਨੂੰ “ਦਸਮ-ਗ੍ਰੰਥ' 
ਕਿਹਾ ਜਾਣ ਲਗਿਆ ਅਤੇ ਹੁਣ ਇਹੀ ਇਸ ਦਾ ਸਰਬ ਪ੍ਰਚਲਿਤ ਨਾਉਂ ਹੈ। ਸ੍ਰੀ 
ਗੁਰੂ ਗ੍ਰੰਥ ਸਾਹਿਬ ਨੂੰ ਇਸ ਗ੍ਰੰਥ ਦੇ ਮੁਕਾਬਲੇ ਨਿਖੜਵਾਂ ਨਾਉਂ ਦੇਣ ਦੀ ਰੁਚੀ ਦਾ 
ਵਿਕਾਸ ਵੀ ਹੋਇਆ ਅਤੇ ਉਸ ਨੂੰ 'ਆਦਿ-ਗ੍ਰੰਥ` ਕਿਹਾ ਜਾਣ ਲਗਿਆ। “ਦਸਮ- 
ਗੁੰਥ` ਦੇ ਸਹੀ ਰੂਪ ਨੂੰ ਸਮਝਣ ਲਈ ਇਸ ਦੀਆਂ ਪੁਰਾਤਨ ਬੀੜਾਂ ਬਾਰੇ ਜਾਣਕਾਰੀ 
ਹੋਣਾ ਆਵੱਸ਼ਕ ਹੈ। ਖੋਜ ਦੌਰਾਨ ਇਸ ਦੀਆਂ ਚਾਰ ਮਹੱਤਵਪੂਰਨ ਬੀੜਾਂ ਵੇਖਣ ਦਾ 
ਅਵਸਰ ਇਸ ਲੇਖਕ ਨੂੰ ਮਿਲਿਆ ਹੈ। ਉਹ ਚਾਰ ਬੀੜਾਂ ਹਨ -- ਭਾਈ ਮਨੀ 
ਪਟਨੇ ਵਾਲੀ ਬੀੜ। 


ਭਾਈ ਮਨੀ ਸਿੰਘ ਵਾਲੀ ਬੀੜ 


ਇਹ ਬੀੜ ੧੯੫੯ ਵਿਚ ਮੈਂ ਰਾਜਾ ਗੁਲਾਬ ਸਿੰਘ ਸੇਠੀ ਪਾਸ (੪੭-ਹਨੂਮਾਨ 
ਰੋਡ, ਨਵੀਂ ਦਿੱਲੀ) ਵੇਖੀ ਸੀ। ਹੁਣ ਇਹ ਉਨ੍ਹਾਂ ਦੇ ਲੜਕੇ ਪਾਸ ਸੁਰਖਿਅਤ ਹੈ। 
ਰਾਜਾ ਸਾਹਿਬ ਦੇ ਦਸਣ ਅਨੁਸਾਰ ਇਹ ਬੀੜ ਮਹਾਰਾਜਾ ਰਣਜੀਤ ਸਿੰਘ ਦੀ 
ਮੁਲਤਾਨ ਜਿਤ (੧੮੧੮ ਈ.) ਵੇਲੇ ਕਿਸੇ ਸਿੱਖ ਸੈਨਿਕ ਨੂੰ ਲੁਟ ਵਿਚ ਹੱਥ ਲਗੀ 


ਸੀ। ਬਾਦ ਵਿਚ ਮਹਾਰਾਜਾ ਸਾਹਿਬ ਨੇ ਉਸ ਸੈਨਿਕ ਨੂੰ ਆਪਣੀ ਸੈਨਿਕ ਟੁਕੜੀ 
ਨਾਲ ਹੈਦਰਾਬਾਦ (ਦੌਖਣ) ਭੇਜ ਦਿੱਤਾ। ਉਹ ਸੈਨਿਕ ਆਪਣੇ ਨਾਲ ਇਸ _ਬੀੜ ਨੂੰ 
ਵੀ ਲੈਂਦਾ ਗਿਆ। ਸੈਨਿਕ ਸਹਾਇਤਾ ਦੀ ਕਾਰਵਾਈ ਉਪਰੰਤ ਉਹ ਸੈਨਿਕ 
ਹੈਦਰਾਬਾਦ ਰਿਆਸਤ ਦੇ ਨਾਂਦੇੜ ਕਸਬੇ ਵਿਚ ਵਸ ਗਿਆ, ਜਿਥੇ ਹਜ਼ੂਰ ਸਾਹਿਬ 
ਗੁਰੂ-ਧਾਮ ਸਥਿਤ ਹੈ। ਉਸ ਦੀ ਸੈਤਾਨ ਪੱਕੇ ਤੌਰ ਤੇ ਉਥੇ ਵਸ ਗਈ। ਇਹ ਬੀੜ 
ਵੀ ਉਨ੍ਹਾਂ ਪਾਸ ਰਹੀ। ਜਮਾਂਦਾਰ ਪਾਰਾ ਸਿੰਘ ਦੇ ਬੁੰਗੇ ਜਾਂ ਡੇਰੇ ਤੇ ਇਹ ਬੀੜ 
੧੯੪੪-੪੫ ਤਕ ਸੁਰਖਿਅਤ ਰਹੀ, ਜਦੋਂ ਰਾਜਾ ਗੁਲਾਬ ਸਿੰਘ ਉਥੇ ਗਏ ਅਤੇ ਉਥੋਂ 
ਬੀੜ ਖਰੀਦ ਕੇ ਲਾਹੌਰ ਆਪਣੇ ਨਿਵਾਸ-ਸਥਾਨ ਤੇ ਲੈ ਗਏ। ਦੇਸ਼ ਵੰਡ ਵੇਲੇ ਰਾਜਾ 
ਗੁਲਾਬ ਸਿੰਘ ਨਵੀਂ ਦਿੱਲੀ ਆ ਵਸੇ ਅਤੇ ਇਹ ਬੀੜ ਵੀ ਆਪਣੇ ਨਾਲ ਲੈ ਆਏ। 
ਇਹ ਬੀੜ ਮੁਲਤਾਨ ਕਿਵੇਂ ਪਹੁੰਚੀ? ਇਸ ਬਾਰੇ ਕੋਈ ਜਾਣਕਾਰੀ ਹੁਣ ਨਹੀਂ 
ਮਿਲਦੀ। 

ਇਸ ਬੀੜ ਵਿਚ 'ਆਦਿ-ਗ੍ਰੰਥ` ਅਤੇ “ਦਸਮ-ਗ੍ਰੰਥ” ਦੋਹਾਂ ਗ੍ਰੰਥਾਂ ਦੀਆਂ 
ਬਾਣੀਆਂ ਦਰਜ ਹਨ, ਪਰ ਇਨ੍ਹਾਂ ਦਾ ਕਰਮ ਰਾਗਾਂ ਅਨੁਸਾਰ ਨਹੀਂ, ਗੁਰੂਆਂ ਅਨੁਸਾਰ 
ਹੈ। ਹਰ ਗੁਰੂ ਅਤੇ ਭਗਤ ਦੀ ਬਾਣੀ ਇਕੱਠੀ ਹੀ ਲਿਖੀ ਹੈ। “ਦਸਮ-ਗ੍ਰੰਥ” ਵਾਲੀ 
ਬਾਣੀ ਦਸਮ ਗੁਰੂ ਦੇ ਨਾਂ ਅਧੀਨ ਇਕੱਠੀ ਹੀ ਦਰਜ ਹੈ। ਉਥੇ ਪ੍ਰਸੰਗ-ਕੂੁਮ ਅਨੁਸਾਰ 
ਦੇ ਆਪਣੇ ਹੱਥ ਦਾ ਲਿਖਿਆ ਮੰਨਿਆ ਜਾਂਦਾ ਹੈ। ਇਨ੍ਹਾਂ ਖਾਸ ਪਤਰਿਆਂ ਦੇ ਉਤਾਰੇ 
ਵੀ ਨਾਲ ਹੀ ਲਿਖੇ ਮਿਲਦੇ ਹਨ। ਇਸ ਬੀੜ ਵਿਚੋਂ ਕੋਈ ਅਜਿਹੀ ਅੰਦਰਲੀ 
ਗਵਾਹੀ ਨਹੀਂ ਮਿਲਦੀ ਜਿਸ ਤੋਂ ਇਸ ਦੇ ਲਿਖਾਰੀ ਜਾਂ ਸੰਕਲਨ-ਕਰਤਾ ਦਾ ਬੋਧ ਹੋਂ 
ਸਕੇ, ਨ ਹੀ ਇਸ ਦੇ ਰਚਨਾ-ਕਾਲ ਬਾਰੇ ਕੋਈ ਸੂਚਨਾ ਮਿਲਦੀ ਹੈ। ਬੀੜ ਦੇ ਅੰਤ 
“ਤੇ ਇਸ ਦੇ ਉਤਾਰੇ ਦਾ ਸੰਮਤ ੧੭੭0 ਬਿ. ਦਿੱਤਾ ਹੈ। ਪਰ ਇਹ ਸੰਮਤ ਕਿਸੇ 
ਵੱਖਰੇ ਲਿਖਾਰੀ ਹੱਥੀਂ ਲਿਖਿਆ ਪ੍ਰਤੀਤ ਹੁੰਦਾ ਹੈ ਅਤੇ ਇਸ ਦੇ ਲਿਖਣ ਲਈ ਵਰਤੀ 
ਗਈ ਸਿਆਹੀ ਵੀ ਕੁਝ ਫਿੱਕੀ ਹੈ। ਕਾਗ਼ਜ਼ ਦੀ ਹਾਲਤ, ਹਾਸ਼ੀਏ ਦੀ ਬਨਾਵਟ, 
ਅੱਖਰਾਂ ਦੇ ਸਰੂਪ, ਅੰਤ ਵਿਚ ਦਿੱਤੀ ਸਿਆਹੀ ਦੀ ਵਿਧੀ ਆਦਿ ਤੱਥਾਂ ਦੇ ਪ੍ਰਕਾਸ਼ 
ਵਿਚ ਇਹ ਬੀੜ ਲਗਭਗ ੨੬0 ਜਾਂ ੨੭0 ਵਰ੍ਹੇ ਪੁਰਾਤਨ ਹੈ। ਕੁਝ ਇਕ ਪਤਰਿਆਂ 
ਨੂੰ ਛੱਡ ਕੇ ਬਾਕੀ ਸਾਰੀ ਬੀੜ ਇਕੋ ਹੀ ਲਿਖਾਰੀ ਦੀ ਲਿਖੀ ਹੈ। ਇਸ ਵਿਚਲੀ 
ਰਚਨਾ “ਰਾਮਾਵਤਾਰ” ਦਾ ਕਾਫੀ ਹਿੱਸਾ ਕਿਸੇ ਹੋਰ ਲਿਖਾਰੀ ਦਾ ਲਿਖਿਆ ਹੋਇਆ 
ਹੈ ਅਤੇ ਇਸ ਸੰਬੰਧ ਵਿਚ ਤੱਤਕਰੇ ਵਿਚ ਉਲੇਖ ਵੀ ਹੋਇਆ ਹੈ। ਇਸ ਬੀੜ ਦੀ 
ਜਿਲਦ ਬੜੀ ਮਜ਼ਬੂਤ, ਮਖਮਲ ਨਾਲ ਮੜ੍ਹੀ ਹੋਈ ਹੈ। ਪਰ ਇਹ ਇਸ ਦੀ ਮੂਲ 


ਜਿਲਦ ਪ੍ਰਤੀਤ ਨਹੀਂ ਹੁੰਦੀ। ਪੁਰਾਣੇ ਪਤਰਿਆਂ ਦੇ ਗਲ ਜਾਂ ਭੁਰ ਗਏ ਕੇਢਿਆਂ ਨੂੰ 
ਫਿਰ ਤੋਂ ਕਾਗ਼ਜ਼ ਦਾ ਬਾਰਡਰ ਲਗਾ ਕੇ ਨਵੇਂ ਸਿਰਿਓਂ ਜਿਲਦਬੰਦੀ ਕੀਤੀ ਗਈ ਹੈ। 
ਸਿੱਖ ਇਤਿਹਾਸ ਅਤੇ ਪਰੰਪਰਾ ਅਨੁਸਾਰ ਇਸ ਬੀੜ ਦਾ ਸੰਬੰਧ ਭਾਈ ਮਨੀ 
ਸਿੰਘ ਨਾਲ ਜੋੜਿਆ ਜਾਂਦਾ ਹੈ। ਪਰ ਗਿਆਨੀ ਗਿਆਨ ਸਿੰਘ ਦੇ ਕਥਨ ਦੇ ਆਧਾਰ 
ਤੇ ਇਹ ਬੀੜ ਭਾਈ ਮਨੀ ਸਿੰਘ ਦੁਆਰਾ ਬਣਾਈ ਸਿੱਧ ਨਹੀਂ ਹੁੰਦੀ ਕਿਉਂਕਿ ਜੋ 
ਬੀੜ ਭਾਈ ਮਨੀ ਸਿੰਘ ਨੇ ਲਿਖੀ ਸੀ ਉਸ ਵਿਚ ਕੇਵਲ ਦਸਮ-ਗ੍ਰੰਥ ਵਾਲੀ ਹੀ 
ਬਾਣੀ ਸੀ, ਅਤੇ ਉਸ ਦਾ ਅੰਤ ਹਿਕਾਇਤਾਂ ਤੇ ਹੁੰਦਾ ਹੈ: 
ਮਤਾਂ ਨੈ %ਠਤੁੰ ਸ਼ਲ/ ਪੱਲ /ਇਕਠਾ ਭਲੋ /ਲਸ਼ਾਲ)...... 
/ਣਕਾ /ਦਨ ਆ#ਨਆ ੫੪ ਕਾਂ ਮਨਾਂ %% ਲੀ ੫੬) 
ਭਾਣਾ ਦਸਨੇ' ਹਰ ਕੀ ਸੰਭਾਂਹ ਕਰ ਧਰ ਭਾਇ? ੨(/ 
&ਕਾ /ਨਲਦ # ਕੰਨਾਂ ਕਰ 2/ /ਤਸ ਕਾ ਝੋਨੇ ਹਕ/ਏਤ ਘਰ ਹ/ 
(ਅਲ ਪੁਕਾਲ ਪੰਨੇ ਤ(%-੬) 
ਵਿਚਾਰ ਅਧੀਨ ਇਸ ਬੀੜ ਦਾ ਅੰਤ ਭਾਵੇਂ ਹਿਕਾਇਤਾਂ ਤੇ ਹੀ ਹੋਇਆ ਹੈ, 
ਪਰ ਇਸ ਵਿਚ ਕੇਵਲ “ਦਸਮ-ਗ੍ਰੰਥ' ਵਾਲੀ ਬਾਣੀ ਹੀ ਨਹੀਂ, ਸਗੋਂ ਗੁਰੂਆਂ 
ਅਨੁਸਾਰ ਲਗਭਗ ਸਾਰੀ 'ਆਦਿ-ਗ੍ਰੰਥ` ਵਾਲੀ ਬਾਣੀ ਵੀ ਦਰਜ ਹੈ। ਭਾਈ ਮਨੀ 
ਸਿੰਘ ਦੀ ਸ਼ਹੀਦੀ ਨਾਲ ਸੈਬਧਿਤ ਬਦ ਬਦ ਕਟਾਏ ਜਾਣ ਵਾਲੇ ਸਰਾਪ ਦੀ 
ਪਰੋਪਰਿਕ ਗਵਾਹੀ ਅਨੁਸਾਰ ਇਸ ਬੀੜ ਦੇ ਲਿਖੇ ਜਾਣ ਦਾ ਸੰਬੰਧ ਭਾਈ ਮਨੀ 
ਸਿੰਘ ਨਾਲ ਜੁੜਦਾ ਹੈ। ਇਤਿਹਾਸਿਕ ਤੱਥ ਅਤੇ ਰਵਾਇਤਾਂ ਚਾਹੇ ਸਾਨੂੰ ਕਿਸੇ ਠੋਸ 
ਨਿਰਣੇ ਤੇ ਪਹੁੰਚਣ ਵਿਚ ਸਹਾਇਕ ਨ ਹੋਣ, ਪਰ ਇਸ ਬੀੜ ਦੇ ਇਤਿਹਾਸਿਕ 
ਮਹੱਤਵ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਵਿਚ ਦਸਮ ਗੁਰੂ ਦੇ ਨਾਂ ਅਧੀਨ 
“ਦਸਮ-ਗ੍ਰੰਥ` ਦੀ ਬਾਣੀ ਇਸ ਕ੍ਰਮ ਵਿਚ ਦਰਜ ਹੋਈ ਮਿਲਦੀ ਹੈ--(੧) ਜਾਪੁ, 
(੨) ਬਚਿਤੁ ਨਾਟਕ, (੩) ਚੰਡੀ ਚਰਿਤ੍ਰ-੧, (੪) ਚੰਡੀ ਚਰਿਤੁ-੨, (੫) ਚੌਬੀਸ 
ਅਵਤਾਰ, (੬) ਬੁਹਮਾਵਤਾਰ, (੭) ਰੁਦਾਵਤਾਰ, (੮) ਪਾਰਸਨਾਥ (ਸਵੈਯੇ ੩੨ ਅਤੇ 
ਨੌਂ ਸ਼ਬਦ), (੯) ਸਸਤ੍ ਨਾਮ ਮਾਲਾ, (੧0) ਗਿਆਨ ਪੁਬੋਧ, (੧੧) ਅਕਾਲ 
ਉਸਤਤਿ, (੧੨) ਵਾਰ ਦੁਰਗਾ ਕੀ, (੧੩) ਚਰਿਤ੍ਰੋਪਾਖਿਆਨ, (੧੪) ਜ਼ਫ਼ਰਨਾਮਾ 
(ਹਿਕਾਇਤਾਂ ਸਹਿਤ) ਅਤੇ (੧੫) ਸਦ। 


ਧਿਆਨ ਰਹੇ ਕਿ 'ਚਰਿਤ੍ਰੋਪਾਖਿਆਨ” ਤੋਂ ਬਾਦ ਭਗਤ ਬਾਣੀ ਲਿਖੀ ਹੈ ਅਤੇ 
ਸਿਆਹੀ ਦੀ ਵਿਧੀ ਲਿਖਣ ਉਪਰੰਤ ਫ਼ਾਰਸੀ ਔਖਰਾਂ ਵਿਚ ਜ਼ਫ਼ਰਨਾਮਾ ਲਿਖਿਆ ਹੈ। 
“ਸਦ” ਬੀੜ ਦੇ ਅੰਤ ਤੇ ਪੌਤਰਾ ੧0੯੬ ਤੇ ਲਿਖਿਆ ਹੈ। 


ਮੋਤੀ ਬਾਗ ਗੁਰਦੁਆਰੇ ਵਾਲੀ ਬੀੜ 
ਇਸ ਬੀੜ ਦਾ ਉਲੇਖ ਗਿਆਨੀ ਗਿਆਨ ਸਿੰਘ ਨੇ ਕੀਤਾ ਹੈ। ਉਨ੍ਹਾਂ ਅਨੁਸਾਰ: 
ਸਾ /ਨ% ਗੁੱਲੀ #ਠ/ ਰਲਾ ਲੱਤ ਘਟਨੇ ੭ ਗੱਰ/ 


#ਰ' ਯੂੱਥ /ਏਕਾ ਵੈਲਾ ਕ5/ ਮਨ ਲਾਲੇ ਹਾਕਮ /#% ਲਓ? 
੭ ਭਰਦਆਨੇ ਅੰਤਾਂ ਭਾਗ/ ਹੈ ਆਲ ਹਨਨੇ /੪ਸ਼ੁਯੋ /ਕੈਲਾਗ/ 
(ਅਲ ਪੁਕਾਲ, ਪੰਨਾ ਤ/੬% 
ਉਪਰੋਕਤ ਤੁਕ ਤੋਂ ਸਪਸ਼ਟ ਹੈ ਕਿ ਸੁਖਾ ਸਿੰਘ ਗ੍ਰੰਥੀ ਪਟਨਾ ਸਾਹਿਬ ਵਾਲੇ ਨੇ 
ਜੋ ਬੀੜ ੧੮੩੨ ਬਿ. ਵਿਚ ਤਿਆਰ ਕੀਤੀ ਸੀ, ਉਸ ਦਾ ਉਤਾਰਾ ਉਸ ਦੇ ਲੜਕੇ 
ਚੜ੍ਹਤ ਸਿੰਘ ਨੇ ਕੀਤਾ ਅਤੇ ਬਾਬਾ ਹਾਕਮ ਸਿੰਘ ਨੂੰ ਦੇ ਦਿੱਤਾ ਜੋ ਹੁਣ ਮੋਤੀ ਬਾਗ 
ਗੁਰਦੁਆਰੇ ਵਿਚ ਸੁਰਖਿਅਤ ਹੈ। 
ਇਸ ਬੀੜ ਨੂੰ ਮੈਂ ੧੯੫੯ ਵਿਚ ਪਟਿਆਲੇ ਦੇ ਮੋਤੀ ਬਾਗ ਗੁਰਦੁਆਰੇ ਵਿਚ 
ਦੇਖਿਆ ਅਤੇ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਬਾਬਾ ਹਾਕਮ ਸਿੰਘ 
ਦੀ ਸੰਤਾਨ ਵਿਚੋਂ ਬੇਦੀ ਨੱਥਾ ਸਿੰਘ (ਉਦੋਂ ਉਮਰ ਲਗਭਗ ੮੫ ਵਰ੍ਹੇ) ਨੂੰ ਉਨ੍ਹਾਂ ਦੇ 
ਘਰ ਰਘੂਮਾਜਰਾ ਵਿਚ ਮਿਲਿਆ। ਉਨ੍ਹਾਂ ਦਸਿਆ ਕਿ ਬਾਬਾ ਹਾਕਮ ਸਿੰਘ ਨੇ ਇਹ 
ਬੀੜ ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ (ਰਾਜਕਾਲ ੧੮੬੨- ੭੬ ਈ.) ਨੂੰ 
ਭੇਂਟ ਕੀਤੀ। ਮਹਾਰਾਜਾ ਸਾਹਿਬ ਨੇ ਇਹ ਬੀੜ ਮੋਤੀ ਬਾਗ ਦੇ ਗੁਰਦੁਆਰੇ ਵਿਚ 
ਸਥਾਪਿਤ ਕਰਵਾ ਦਿੱਤੀ ਅਤੇ ਬਾਬਾ ਹਾਕਮ ਸਿੰਘ ਦਾ ਬੰਧਾਨ ਨਿਸਚਿਤ ਕਰ 


ਦਿੱਤਾ। ਇਹ ਬੰਧਾਨ ਬਾਬਾ ਹਾਕਮ ਸਿੰਘ ਤੋਂ ਬਾਦ ਉਨ੍ਹਾਂ ਦੇ ਵਾਰਸਾਂ ਬਾਬਾ ਰਾਮ 
ਸਿੰਘ ਅਤੇ ਬੇਦੀ ਨੱਥਾ ਸਿੰਘ ਨੂੰ ਲਗਾਤਾਰ ਮਿਲਦਾ ਰਿਹਾ। ਵਿਚਾਰ ਵਟਾਂਦਰੇ ਦੌਰਾਨ 
ਬੇਦੀ ਨੱਥਾ ਸਿੰਘ ਨੇ ਇਹ ਵੀ ਦਸਿਆ ਕਿ ਇਹ ਬੀੜ ਅਸਲ ਵਿਚ ਭਾਈ ਨਾਹਰ 
ਸਿੰਘ ਨੇ ਚੜ੍ਹਤ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਫਿਰ ਉਹ ਇਸ ਬੀੜ ਨੂੰ ਮਹਾਰਾਜਾ 
ਰਣਜੀਤ ਸਿੰਘ ਕੋਲ ਲੈ ਗਿਆ। ਮਹਾਰਾਜਾ ਸਾਹਿਬ ਨੇ ਭਾਈ ਨਾਹਰ ਸਿੰਘ ਨੂੰ ਇਸ 
ਬੀੜ ਦਾ ਸੈਰਖਿਅਕ ਨਿਯੁਕਤ ਕੀਤਾ ਅਤੇ ਇਸ ਨੂੰ ਆਪਣੇ ਨਿਜੀ ਗੁਰਦੁਆਰੇ ਵਿਚ 
ਸਥਾਪਿਤ ਕਰਵਾਇਆ। ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਬਾਬਾ ਨਾਹਰ ਸਿੰਘ ਨੂੰ 
ਮਹਾਰਾਜਾ ਸਾਹਿਬ ਨੇ ਪੰਡੋਰੀ ਪਿੰਡ ਵਿਚ ੫00-00 ਰੁਪਏ ਸਾਲਾਨਾ ਆਮਦਨ 
ਵਾਲੀ ਜਾਗੀਰ ਪੂਦਾਨ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਉਪਰੰਤ ਹੋਈ 
ਲਾਹੌਰ ਦਰਬਾਰ ਦੀ ਤਬਾਹੀ ਤੋਂ ਬਾਦ ਬਾਬਾ ਨਾਹਰ ਸਿੰਘ ਇਸ ਬੀੜ ਸਮੇਤ 
ਆਪਣੇ ਪਿੰਡ ਚਲਾ ਗਿਆ। ਉਸ ਦੀ ਮ੍ਰਿਤੂ ਤੋਂ ਬਾਦ ਇਹ ਬੀੜ ਉਸ ਦੇ ਪੌਤੂਹ- 
ਜਵਾਈ ਬਾਬਾ ਹਾਕਮ ਸਿੰਘ ਦੇ ਹੱਥ ਲਗੀ, ਜਿਸ ਨੂੰ ਉਸ ਨੇ ਮਹਾਰਾਜਾ ਪਟਿਆਲਾ 
ਦੇ ਭੇਂਟ ਕੀਤਾ। ਡਾ. ਤਰਲੋਚਨ ਸਿੰਘ ਨੇ “ਸਿੱਖ ਰਿਵੀਊ” ਦੇ ਅਪ੍ਰੈਲ ੧੯੫੫ ਦੇ 
ਅੰਕ (ਪੰਨਾ ੫੮) ਵਿਚ ਇਸ ਬੀੜ ਦਾ ਸੰਬੰਧ ਬਾਬਾ ਬਿਨੋਦ ਸਿੰਘ ਨਾਲ ਜੋੜਿਆ 
ਹੈ, ਪਰ ਉਨ੍ਹਾਂ ਦੀ ਇਹ ਗੱਲ ਤੱਥਾਂ ਦੇ ਆਧਾਰ ਤੇ ਸਹੀ ਸਾਬਤ ਨਹੀਂ ਹੁੰਦੀ। 
ਇਹ ਬੀੜ ਉਦੋਂ ਗੁਰਦੁਆਰਾ ਮੋਤੀ ਬਾਗ, ਪਟਿਆਲਾ ਦੇ ਉਪਰਲੇ ਗੁੰਬਦ-ਨਮਾ 
ਕਮਰੇ ਵਿਚ ਸੁਰਖਿਅਤ ਸੀ। ਬਾਦ ਵਿਚ, ਦਸਦੇ ਹਨ, ਇਸ ਨੂੰ ਅੰਮ੍ਰਿਤਸਰ (ਸਿੱਖ 
ਰੈਫ੍ੈਂਸ ਲਾਇਬ੍ਰੇਰੀ, ਦਰਬਾਰ ਸਾਹਿਬ) ਭੇਜ ਦਿਤਾ ਗਿਆ। ਬਲੂ ਸਟਾਰ ਓਪਰੇਸ਼ਨ ਤੋਂ 
ਬਾਦ ਇਸ ਦੀ ਕੋਈ ਸੂਹ ਨਹੀਂ ਮਿਲਦੀ, ਸੰਭਵ ਹੈ ਨਸ਼ਟ ਹੋ ਗਈ ਹੋਵੇ। ਇਸ 
ਵਿਚ ੭ ਖ਼ਾਸ ਦਸਖਤੀ ਪੱਤਰੇ ਵੀ ਸੰਕਲਿਤ ਸਨ, ਜਿਨ੍ਹਾਂ ਦੇ ਉਤਾਰੇ ਵੀ ਨਾਲ ਦਿੱਤੇ 
ਹੋਏ ਸਨ। ਕਾਗ਼ਜ਼ ਦੇ ਸਰੂਪ, ਹਾਸ਼ੀਏ ਦੀ ਬਨਾਵਟ, ਅੱਖਰਾਂ ਦੀ ਲਿਖਾਵਟ ਆਦਿ 
ਗੱਲਾਂ ਦੇ ਆਧਾਰ 'ਤੇ ਇਹ ਬੀੜ ੨00 ਵਰ੍ਹੇ ਤੋਂ ਘਟ ਪੁਰਾਣੀ ਸੀ। ਉਂਜ ਵੀ ਇਹ 
੧੮੩੨ ਬਿ. (੧੭੭੫ ਈ.) ਵਿਚ ਤਿਆਰ ਕੀਤੀ ਗਈ ਬੀੜ ਦਾ ਉਤਾਰਾ ਸੀ। 
ਇਸ ਬੀੜ ਵਿਚ ਇਕ ਤੋਂ ਵਧ ਲਿਖਾਰੀਆਂ ਦੀਆਂ ਲਿਖੀਆਂ ਬਾਣੀਆਂ ਦਰਜ ਹੋਣ 
ਕਾਰਨ ਕਿਸੇ ਇਕ ਹੱਥ ਦੀ ਪ੍ਰਤੀਤ ਨਹੀਂ ਹੁੰਦੀ। ਇਸ ਦੀ ਜਿਲਦ ਮਜ਼ਬੂਤ ਅਤੇ 
ਹਰੇ ਰੰਗ ਦੀ ਮਖ਼ਮਲ ਨਾਲ ਮੜ੍ਹੀ ਹੋਈ ਸੀ। ਇਸ ਵਿਚ ਬਾਣੀਆਂ ਅਗੇ ਲਿਖੇ ਕੂਮ 
ਵਿਚ ਸ਼ਾਮਲ ਕੀਤੀਆਂ ਹੋਈਆਂ ਹਨ--(੧) ਜਾਪੁ, (੨) ਬਚਿਤ੍ਰ ਨਾਟਕ, (੩) ਚੰਡੀ 
ਚਰਿਤੁ-੧, (੪) ਚੰਡੀ ਚਰਿਤ੍ਰ-੨, (੫) ਚੌਬੀਸ ਅਵਤਾਰ, (੬) ਬੁਹਮਾਵਤਾਰ, (੭) 
ਰੁਦਾਵਤਾਰ, (੮) ਪਾਰਸਨਾਥ, (੯) ਸਸਤ੍ਰ ਨਾਮ ਮਾਲਾ, (੧0) ਅਕਾਲ ਉਸਤਤਿ, 


(੧੧) ਗਿਆਨ ਪ੍ਰਬੋਧ, (੧੨) ਵਾਰ ਦੁਰਗਾ ਕੀ, (੧੩) ਚਰਿਤ੍ਰੋਪਾਖਿਆਨ, (੧੪) 
ਅਸਫੋਟਕ ਕਬਿਤ, (੧੫) ਸਵੈਯੇ ੩੩, (੧੬) ਬਿਸਨਪਦੇ (ਸਬਦ ਹਜ਼ਾਰੇ) (੧੭) 
ਸਦ ਅਤੇ (੧੮) ਜ਼ਫ਼ਰਨਾਮਾ (ਗੁਰਮੁਖੀ ਅਤੇ ਫ਼ਾਰਸੀ)। 


ਸੰਗਰੂਰ ਵਾਲੀ ਬੀੜ 


ਸਥਾਪਿਤ ਸੀ। ਸੰਨ ੧੯੬) ਵਿਚ ਇਸ ਗੁਰਦੁਵਾਰੇ ਦੇ ਗ੍ਰੰਥੀ ਭਾਈ ਨੰਦਨ ਸਿੰਘ ਨੇ 
ਮੈਨੂੰ ਇਕ ਭੇਂਟ ਵਿਚ ਦਸਿਆ ਸੀ ਕਿ ਜੀਂਦ ਦੇ ਰਾਜਾ ਸਰੂਪ ਸਿੰਘ (੧੮੩੭- 
੧੮੬੪ ਈ.) ਸੰਨ ੧੮੫੭ ਦੇ ਗ਼ਦਰ ਵੇਲੇ ਅੰਗ੍ਰੇਜ਼ ਸਰਕਾਰ ਦੀ ਮਦਦ ਲਈ ਦਿੱਲੀ 
ਗਏ ਸਨ। ਦਿੱਲੀ ਦੇ ਜਿੱਤੇ ਜਾਣ ਤੋਂ ਬਾਦ ਇਕ ਪਠਾਨ ਨੇ ਰਾਜਾ ਸਾਹਿਬ ਨੂੰ ਇਕ 
ਗੁਰਜ, ਇਕ ਖੜਗ, ਇਕ ਕਟਾਰ ਅਤੇ ਦੋ ਗ੍ਰੰਥ ਭੇਂਟ ਕੀਤੇ। ਇਨ੍ਹਾਂ ਦੋਹਾਂ ਗ੍ਰੰਥਾਂ 
ਵਿਚੋਂ ਇਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਜਿਸ ਨੂੰ ਗੁਰਦੁਆਰਾ ਗੁਰੂ ਤੇਗ 
ਬਹਾਦਰ, ਜੀਂਦ ਨਗਰ ਵਿਚ ਸਥਾਪਿਤ ਕਰਵਾਇਆ ਗਿਆ, ਪਰ ਅਣਗਹਿਲੀ ਕਰ 
ਕੇ ਉਸ ਨੂੰ ਦੀਮਕ ਲਗ ਗਈ ਅਤੇ ਅੰਤ ਵਿਚ ਉਸ ਨੂੰ ਜਲ-ਪ੍ਰਵਾਹਿਤ ਕਰ ਦਿੱਤਾ 
ਗਿਆ। ਦੂਜਾ ਗ੍ਰੰਥ 'ਦਸਮ-ਗ੍ਰੰਥ` ਦੀ ਬੀੜ ਸੀ ਜਿਸ ਨੂੰ ਰਾਜਾ ਸਾਹਿਬ ਨੇ ਸੰਗਰੂਰ 
ਦੇ ਦੀਵਾਨਖਾਨੇ ਦੇ ਗੁਰਦੁਆਰੇ ਵਿਚ ਸਥਾਪਿਤ ਕਰਵਾਇਆ ਅਤੇ ਜੋ ਉਥੇ ਹੀ 
ਸਥਾਪਿਤ ਰਹੀ। ਇਹ ਦੋਵੇਂ ਗ੍ਰੰਥ ਇਕ ਵੌਡੇ ਗ੍ਰੰਥ ਦੇ ਹੀ ਦੋ ਹਿੱਸੇ ਹਨ। ਪਹਿਲੇ 
ਹਿੱਸੇ (ਆਦਿ-ਗ੍ਰੰਥ) ਦੀ ਪੰਨਾ-ਸੈਖਿਆ ੧ ਤੋਂ ੬00 ਤਕ ਹੈ ਅਤੇ ਦੂਜੇ ਹਿੱਸੇ 
(ਦਸਮ-ਗੁੰਥ) ਦੀ ਪੰਨਾ-ਗਿਣਤੀ ੬0੧ ਤੋਂ ੧੧੬੬ ਤਕ ਹੈ। ਦੂਜੇ ਹਿੱਸੇ ਦਾ ਸੁਤੰਤਰ 
ਸੈਖਿਆ-ਅੰਕ ੧ ਤੋਂ ੫੬੫ ਤਕ ਵੀ ਚਲਦਾ ਹੈ। 

ਕਾਗ਼ਜ਼ ਦੀ ਪੁਰਾਤਨਤਾ, ਔਖਰਾਂ ਦਾ ਸਰੂਪ, ਮਾਤ੍ਹਾਵਾਂ ਦੀ ਬਨਾਵਟ ਆਦਿ ਤੱਥ 
ਇਸ ਬੀੜ ਨੂੰ ਦੋ ਸੌ ਵਰ੍ਹਿਆਂ ਤੋਂ ਅਧਿਕ ਪ੍ਰਾਚੀਨ ਸਿੱਧ ਕਰਦੇ ਹਨ। ਹਰ ਬਾਣੀ 
ਜਾਂ ਰਚਨਾ ਦੇ ਮੁਢਲੇ ਅਤੇ ਅੰਤਲੇ ਪੰਨਿਆਂ ਦਾ ਹਾਸ਼ੀਆ ਇਕ ਇੰਚ ਚੌੜਾ ਹੈ ਅਤੇ 
ਇਸ ਦੀ ਜਿਲਦ ਬਹੁਤ ਪੁਰਾਣੀ ਹੈ ਅਤੇ ਲਕੜੀ ਅਤੇ ਚਮੜੇ ਦੀ ਬਣੀ ਹੋਈ ਹੈ। 
ਟੁਟ ਜਾਣ ਤੇ ਫਿਰ ਤੋਂ ਇਸ ਨੂੰ ਲੋਹੇ ਦੀਆਂ ਪੱਤਰੀਆਂ ਲਗਾ ਕੇ ਪਕਾ ਕੀਤਾ ਗਿਆ 
ਹੈ। ਬੀੜ ਦੀ ਸਮੁੱਚੀ ਹਾਲਤ ਚੈਗੀ ਹੈ। 


ਡਾ. ਧਰਮਪਾਲ ਅਸ਼ਟਾ ਨੇ ਆਪਣੀ ਪੁਸਤਕ 'ਦਾ ਪੋਇਟ੍ਰੀ ਆਫ ਦਾ ਦਸਮ 
ਗ੍ੰਥ` ਵਿਚ ਮੰਨਿਆ ਹੈ ਕਿ ਇਹ ਬੀੜ ਭਾਈ ਸੀਹਾਂ ਸਿੰਘ ਨੇ ਮਾਤਾ ਸੁੰਦਰੀ ਦੀ 
ਨਿਗਰਾਨੀ ਵਿਚ ਦਿੱਲੀ ਵਿਖੇ ਤਿਆਰ ਕੀਤੀ ਸੀ ਅਤੇ ਇਸ ਵਿਚ ਸੰਕਲਿਤ 
ਬਾਣੀਆਂ ਉਹੀ ਹਨ ਜੋ ਭਾਈ ਮਨੀ ਸਿੰਘ ਨੇ ਝੰਡਾ ਸਿੰਘ ਹੱਥੀਂ ਭੇਜੀਆਂ ਸਨ। ਇਹ 
ਅਤੇ ਭਾਈ ਮਨੀ ਸਿੰਘ ਦੀ ਬੀੜ ਇਕ ਸਮਾਨ ਹਨ ਅਤੇ ਦੋਹਾਂ ਦਾ ਆਰੰਭ 
“ਆਦਿ-ਗ੍ਰੰਥ` ਦੀ ਬਾਣੀ ਤੋਂ' ਹੁੰਦਾ ਹੈ। ਪਰ ਸਾਡੀ ਖੋਜ ਅਨੁਸਾਰ ਇਹ ਦੋਵੇਂ ਬੀੜਾਂ 
ਸਮਾਨ ਨਹੀਂ ਹਨ ਕਿਉਂਕਿ ਭਾਈ ਮਨੀ ਸਿੰਘ ਵਾਲੀ ਬੀੜ “ਆਦਿ-ਗ੍ਰੰਥ` ਅਤੇ 
“ਦਸਮ-ਗ੍ਰੰਥ` ਦੋਹਾਂ ਦਾ ਮਿਲਵਾਂ ਰੂਪ ਹੈ ਅਤੇ ਬਾਣੀਕਾਰਾਂ ਅਨੁਸਾਰ ਬਾਣੀਆਂ ਦਾ 
ਸੰਕਲਨ ਹੋਇਆ ਹੈ। ਪਰ ਇਸ ਬੀੜ ਵਿਚ 'ਆਦਿ- ਗ੍ਰੰਥ” ਦੀ ਸਾਰੀ ਬਾਣੀ ਉਸੇ 
ਤਰ੍ਹਾਂ ਸੰਕਲਿਤ ਹੈ ਜਿਵੇਂ 'ਆਦਿ-ਗ੍ਰੰਥ” ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ 
ਸੀ। ਇਸ ਤੋਂ ਇਲਾਵਾ ਇਸ ਗ੍ਰੰਥ ਵਿਚ “ਦਸਮ-ਗ੍ਰੰਥ` ਦੀਆਂ ਬਾਣੀਆਂ ਦਾ ਕਮ 
ਭਾਈ ਮਨੀ ਸਿੰਘ ਵਾਲੀ ਬੀੜ ਨਾਲ ਮੇਲ ਨਹੀਂ ਖਾਂਦਾ। 'ਕ੍ਰਿਸ਼ਨਾਵਤਾਰ” ਦਾ ਭਿੰਨ 
ਵਸਤੂ-ਵਿਧਾਨ, ਪਾਰਸ ਨਾਥ, ਵਾਰ ਦੁਰਗਾ ਕੀ, ਚੰਡੀ ਚਰਿਤ੍ਰ (ਦੂਜਾ) ਆਦਿ 
ਬਾਣੀਆਂ ਦਾ ਉਕਾ ਹੀ ਨ ਹੋਣਾ, ਦੌਤਾਵਤਾਰ ਦਾ ਅਪੂਰਨ ਹੋਣਾ ਅਤੇ ਸੰਸਾਹਰ 
ਸੁਖਮਨਾ, ਵਾਰ ਮਾਲਕੌਂਸ ਕੀ, ਛੱਕਾ ਭਗੌਤੀ ਜੀ ਕਾ, ਅਸਫੋਟਕ ਕਬਿਤ ਆਦਿ 
ਬਾਣੀਆਂ ਦਾ ਅਧਿਕ ਹੋਣਾ ਆਦਿ ਤੱਥ ਇਸ ਅਤੇ ਭਾਈ ਮਨੀ ਸਿੰਘ ਵਾਲੀ ਬੀੜ 
ਨੂੰ ਇਕ-ਸਮਾਨ ਸਿੱਧ ਨਹੀਂ ਕਰਦੇ। ਇਸ ਲਈ ਡਾ. ਅਸ਼ਟਾ ਦਾ ਮਤ ਠੀਕ ਨਹੀਂ 
ਹੈ। ਇਸ ਦਾ ਕਿਸੇ ਇਤਿਹਾਸ ਗ੍ਰੰਥ ਵਿਚ ਵੀ ਉਲੇਖ ਨਹੀਂ ਮਿਲਦਾ। 

ਇਸ ਬੀੜ ਵਿਚ ਅਗੇ ਲਿਖੇ ਅਨੁਸਾਰ ਬਾਣੀਆਂ/ਰਚਨਾਵਾਂ ਸੰਕਲਿਤ ਹੋਈਆਂ 
ਹਨ -- (੧) ਜਾਪੁ, (੨) ਸਸਤ੍ਹ ਨਾਮ ਮਾਲਾ, (੩) ਅਕਾਲ ਉਸਤਤਿ, (8) 
ਬਚਿਤੁ ਨਾਟਕ, (੫) ਚੰਡੀ ਚਰਿਤੁ-੧, (੬) ਚੌਬੀਸ ਅਵਤਾਰ, (੭) ਬੁਹਮਾਵਤਾਰ, 
(੮) ਰੁਦੁਾਵਤਾਰ, (੯) ਗਿਆਨ ਪ੍ਰਬੋਧ, (੧0) ਚਰਿਤ੍ਰੋਪਾਖਿਆਨ, (੧੧) ਸੰਸਾਹਰ 
ਸੁਖਮਨਾ, (੧੨) ਵਾਰ ਮਾਲਕੌਂਸ ਕੀ, (੧੩) ਛਕਾ ਭਗੌਤੀ ਜੀ ਕਾ, (੧੪) ਬਿਸਨ- 
ਪਦੇ, (੧੫) ਜ਼ਫ਼ਰਨਾਮਾ (ਗੁਰਮੁਖੀ ਅਤੇ ਫ਼ਾਰਸੀ ਲਿਪੀ), (੧੬) ਸਵੈਯੇ ੩੩, 
(੧੭) ਅਸਫੋਟਕ ਕਬਿਤ ਅਤੇ (੧੮) ਸਿਰਲੇਖ ਤੋਂ ਬਿਨਾ ਕੁਝ ਪਦ। 


ਪਟਨੇ ਵਾਲੀ ਬੀੜ 


ਇਹ ਬੀੜ ਗੁਰਦੁਆਰਾ ਜਨਮ-ਸਥਾਨ ਪਟਨਾ ਸਾਹਿਬ ਦੇ ਤੋਸ਼ਾਖਾਨੇ ਵਿਚ ਪਈ 
ਹੈ। ਉਥੇ ਦਸਮ-ਗ੍ਰੰਥ ਦੀਆਂ ਕਈ ਬੀੜਾਂ ਪਈਆਂ ਹਨ। ਉਨ੍ਹਾਂ ਵਿਚੋਂ ਦੋ ਜ਼ਿਆਦਾ 


ਪ੍ਰਾਚੀਨ ਹਨ। ਪਰ ਉਨ੍ਹਾਂ ਦੋਹਾਂ ਦੇ ਲਿਖੇ ਜਾਣ ਦੇ ਸਮੇਂ ਬਾਰੇ ਕਿਸੇ ਵਿਚ ਕੋਈ 
ਜਾਣਕਾਰੀ ਨਹੀਂ ਮਿਲਦੀ। ਇਕ ਬੀੜ ਸਾਧਾਰਨ ਢੰਗ ਨਾਲ ਲਿਖੀ ਹੋਈ ਹੈ (ਇਸ 
ਦੇ ਕੇਵਲ ਪਹਿਲੇ ਪੰਨੇ ਅੰਕ ੨੧ ਉਤੇ ਵੇਲ ਬਣੀ ਹੋਈ ਹੈ) ਅਤੇ ਦੂਜੀ ਬੀੜ ਦੀ 
ਹਰ ਇਕ ਰਚਨਾੀਬਾਣੀ ਦਾ ਪਹਿਲਾ ਪੰਨਾ ਚਿਤਰਮਈ ਹੈ। ਦੋਵੇਂ ਬੀੜਾਂ ਲਗਭਗ ਨੇੜੇ 
ਤੇੜੇ ਦੇ ਸਮੇਂ ਵਿਚ ਹੀ ਲਿਖੀਆਂ ਗਈਆਂ ਸਨ, ਪਰ ਇਤਿਹਾਸਿਕ ਦ੍ਰਿਸ਼ਟੀ ਤੋ 
ਸਾਧਾਰਨ ਢੰਗ ਨਾਲ ਲਿਖੀ ਬੀੜ ਦਾ ਮਹੱਤਵ ਅਧਿਕ ਹੈ ਕਿਉਂਕਿ ਇਸ ਬੀੜ ਵਿਚ 
ਖ਼ਾਸ ਦਸਖਤੀ ਪਤਰਿਆਂ ਦੇ ਉਤਾਰੇ ਦੂਜੀ ਬੀੜ ਨਾਲੋਂ ਵੱਧ ਹਨ। ਇਸ ਵਿਚ ਦੂਜੀ 
ਬੀੜ ਨਾਲੋਂ ਕੁਝ ਬਾਣੀਆਂ ਵੀ ਜ਼ਿਆਦਾ ਹਨ। ਇਸ ਬੀੜ ਦਾ ਪਿਛਲਾ ਇਤਿਹਾਸ 
ਉਥੇ ਕਿਸੇ ਨੂੰ ਪਤਾ ਨਹੀਂ। ਇਸ ਨੂੰ ਉਹ ਖਾਸ ਬੀੜ ਵੀ ਨਹੀਂ ਮੰਨਿਆ ਜਾ ਸਕਦਾ 
ਜਿਸ ਨੂੰ ਪਿਛੇ ਦਸੇ ਗਿਆਨੀ ਗਿਆਨ ਸਿੰਘ ਦੇ ਹਵਾਲੇ ਅਨੁਸਾਰ ਭਾਈ ਸੁਖਾ ਸਿੰਘ 
ਨੇ ਤਿਆਰ ਕੀਤਾ ਸੀ, ਕਿਉਂਕਿ ਗਿਆਨੀ ਗਿਆਨ ਸਿੰਘ ਵਲੋਂ ਦਸੇ ਤੱਥਾਂ ਨਾਲ 
ਇਹ ਮੇਲ ਨਹੀਂ ਖਾਂਦੀ। 

ਇਸ ਬੀੜ ਵਿਚ ਕੁਲ ੭੧੩ ਪੱਤਰੇ ਹਨ। ਸ਼ੁਰੂ ਵਿਚ ਦੋ ਪੱਤਰੇ ਅੰਕ ਰਹਿਤ 
ਹਨ। ਪੱਤਰਾ ਅੰਕ ੧ ਤੋਂ ੧੯ ਤਕ, ਸੈਖਿਪਤ ਅਤੇ ਵਿਸਤ੍ਰਿਤ, ਦੋ ਤਰ੍ਹਾਂ ਦਾ 
ਤੱਤਕਰਾ ਦਿੱਤਾ ਹੈ। ਪੌਤਰਾ ੨0 ਖਾਲੀ ਹੈ ਅਤੇ ੨੧ ਅੰਕ ਵਾਲੇ ਪੱਤਰੇ ਤੋਂ ਜਾਪੁ 
ਸਾਹਿਬ ਦਾ ਪਾਨ ਸ਼ੁਰੂ ਹੁੰਦਾ ਹੈ। ਇਸ ਬੀੜ ਦਾ ਪੌਤਰਾ ਅੰਕ ੩੭0 ਖਾਲੀ ਹੈ ਅਤੇ 
ਅੰਤ ਵਿਚ ਵੀ ਕੁਝ ਪੱਤਰੇ ਬਿਨਾ ਅੰਕ ਲਗੇ ਖਾਲੀ ਹਨ। ਜਿਲਦ ਦੇ ਬਾਹਰ ਵਾਲਾ 
ਕਪੜਾ ਪੀਲਾ ਅਤੇ ਮਟਮੈਲਾ ਹੈ ਅਤੇ ਅੰਦਰ ਵਾਲਾ ਬੂਟੀਦਾਰ ਲਾਲ ਹੈ। ਇਸ ਵਿਚ 
ਲਿਖੇ ਹਨ। ਹੜਤਾਲ ਦੀ ਵਰਤੋਂ ਬਹੁਤ ਘੋਟ ਹੋਈ ਹੈ। ਉਪਰ ਅਤੇ ਹੇਠਾਂ ਹਾਸ਼ੀਏ 
ਦੀਆਂ ਲਕੀਰਾਂ ਨਹੀਂ ਲਗੀਆਂ ਹੋਈਆਂ, ਕੇਵਲ ਥਾਂ ਛਡੀ ਹੋਈ ਮਿਲਦੀ ਹੈ। ਸੌਜੇ 
ਅਤੇ ਖੱਬੇ ਚਾਰ ਲਕੀਰੀ ਹਾਸ਼ੀਆ ਲਗਿਆ ਹੋਇਆ ਹੈ। ਚੌਹਾਂ ਵਿਚੋਂ ਬਾਹਰਲੀਆਂ 
ਲਕੀਰਾਂ ਲਾਲ ਹਨ ਅਤੇ ਅੰਦਰਲੀਆਂ ਨੀਲੀਆਂ; ਕਾਗ਼ਜ਼ ਵੀ ਪੁਰਾਣਾ ਹੈ। ਇਸ ਬੀੜ 
ਦੀ ਲਿਪੀ ਦਾ ਸਰੂਪ, ਕਾਗਜ਼ ਦੀ ਪੁਰਾਤਨਤਾ, ਆਦਿ ਤੱਥ ਇਸ ਨੂੰ ਦੋ ਸੌ ਵਰ੍ਹੇ ਤੋਂ 
ਘਟ ਪੁਰਾਣਾ ਸਿੱਧ ਕਰਦੇ ਹਨ। ਇਹ ਬੀੜ ਇਕੋ ਹੱਥ ਦੀ ਲਿਖੀ ਹੋਈ ਹੈ। ਜਿਸ 
ਖਾਸ ਬੀੜ ਦਾ ਜ਼ਿਕਰ ਭਾਈ ਰਣਧੀਰ ਸਿੰਘ ਨੇ ਆਪਣੀ ਪੁਸਤਕ “ਦਸਵੇਂ ਪਾਤਿਸ਼ਾਹ 
ਕੇ ਗ੍ਰੰਥ ਦਾ ਇਤਿਹਾਸ” (ਪੰਨੇ ੪੪-੪੫) ਵਿਚ ਕੀਤਾ ਹੈ, ਉਹ ਇਹ ਬੀੜ ਨਹੀਂ 
ਹੈ ਕਿਉਂਕਿ ਇਨ੍ਹਾਂ ਦੋਹਾਂ ਦੇ ਵੇਰਵੇ ਆਪਸ ਵਿਚ ਮੇਲ ਨਹੀਂ ਖਾਂਦੇ। ਭਾਈ ਰਣਧੀਰ 
ਸਿੰਘ ਦੁਆਰਾ ਦਸੀ ਬੀੜ ਦੀ ਕਿਤੇ ਸੂਹ ਨਹੀਂ ਮਿਲੀ। ਪਟਨੇ ਵਾਲੀ ਬੀੜ ਵਿਚ 


ਰਚਨਾਵਾਂ ਅਗੇ ਲਿਖੇ ਕ੍ਰਮ ਨਾਲ ਦਰਜ ਹੋਈਆਂ ਹਨ-- 
(੧) ਜਾਪੁ, (੨) ਅਕਾਲ ਉਸਤਤਿ, (੩) ਸਵੈਯੇ ੩੨, (੪) ਬਚਿਤ੍ਰ ਨਾਟਕ, (੫) 
ਚੌਬੀਸ ਅਵਤਾਰ, (੬) ਚੰਡੀ ਚਰਿਤੁ-੧, (੭) ਬੁਹਮਾਵਤਾਰ, (੮) ਗਿਆਨ ਪ੍ਰਬੋਧ, 
(੯) ਚੰਡੀ ਚਰਿਤੁ-੨, (੧0) ਰੁਦਾਵਤਾਰ, (੧੧) ਬਿਸਨਪਦੇ, (੧੨) ਛਕਾ ਭਗੌਤੀ 
ਜੂ ਕਾ, (੧੩) ਸਸਤ੍ਰ ਨਾਮ ਮਾਲਾ, (੧੪) ਵਾਰ ਦੁਰਗਾ ਕੀ, (੧੫) 
ਚਰਿਤ੍ਰੋਪਾਖਿਆਨ, (੧੬) ਅਸਫੋਟਕ ਕਬਿਤ, (੧੭) ਭਗਵੰਤ ਗੀਤਾ, (੧੮) 
ਸੰਸਾਹਰ ਸੁਖਮਨਾ, (੧੯) ਸਬਦ (ਰਾਗਾਂ ਵਿਚ ਲਿਖੇ), (੨0) ਵਾਰ ਮਾਲਕੌਂਸ ਕੀ, 
(੨੧) ਵਾਰ ਭਗਉਤੀ ਜੂ ਕੀ ਅਤੇ (੨੨) ਜ਼ਫ਼ਰਨਾਮਾ (ਗੁਰਮੁਖੀ)। 

ਧਿਆਨ ਰਹੇ ਕਿ ਚੰਡੀ ਚਰਿਤੂੁ-੧, 'ਕ੍ਰਿਸ਼ਨਾਵਾਤਾਰ” ਪ੍ਰਸੰਗ ਵਿਚ “ਬਿਰਹ 
ਨਾਟਕ” ਖੰਡ ਤੋਂ ਬਾਦ ਲਿਖਿਆ ਹੋਇਆ ਹੈ। ਇਸ ਬੀੜ ਵਿਚ ੩੩ ਦੀ ਥਾਂ ੩੨ 
ਸਵੈਯੇ ਲਿਖੇ ਹਨ ਕਿਉਂਕਿ “ਜਾਗਤ ਜੋਤਿ ਜਪੈ” ਨਾਲ ਸ਼ੁਰੂ ਹੋਣ ਵਾਲਾ ਪਹਿਲਾ 
ਸਵੈਯਾ ਅਸਫੋਟਕ ਕਬਿੱਤਾਂ ਨਾਲ ਲਿਖਿਆ ਹੈ। ਕਰਮ ਅੰਕ ੨੧ ਉਤੇ ਲਿਖੀ “ਵਾਰ 
ਭਗਉਤੀ ਜੂ ਕੀ” ਕਰਮ ਅੰਕ ੧੪ ਨਾਲੋਂ ਵੱਖਰੀ ਹੈ। 
ਮਿਲਦੀਆਂ ਹਨ, ਪਰ ਇਤਿਹਾਸਿਕ ਦ੍ਰਿਸ਼ਟੀ ਤੋਂ ਉਨ੍ਹਾਂ ਦਾ ਇਤਨਾ ਮਹੱਤਵ ਨਹੀਂ। 
ਹਾਂ, ਇਕ ਬੀੜ ਜ਼ਰੂਰ ਧਿਆਨ ਮੰਗਦੀ ਹੈ ਜਿਸ ਦਾ ਉਲੇਖ ਪਿਆਰਾ ਸਿੰਘ ਪਦਮ 
ਨੇ ਆਪਣੀ ਪੁਸਤਕ “ਦਸਮ ਗ੍ਰੰਥ ਦਰਸ਼ਨ” (ਪੰਨੇ ੨੮-੩0) ਵਿਚ ਕੀਤਾ ਹੈ। 
ਉਨ੍ਹਾਂ ਨੇ ਇਸ ਬੀੜ ਨੂੰ “ਆਨੰਦ ਪੁਰੀ ਬੀੜ” ਨਾਂ ਦਿੱਤਾ ਹੈ ਅਤੇ ਇਸ ਨੂੰ ਗਿਆਨੀ 
ਸੁਰਿੰਦਰ ਸਿੰਘ ਕੰਵਲ, ਤਰਨਤਾਰਨ ਪਾਸ ਸੁਰਖਿਅਤ ਦਸਿਆ ਹੈ। ਇਸ ਬੀੜ ਨੂੰ 
ਵੇਖਣ ਲਈ ਮੈਂ ਤਰਨਤਾਰਨ ਗਿਆ ਸਾਂ ਪਰ ਕੁਝ ਸਾਲ ਪਹਿਲਾਂ ਇਹ ਬੀੜ 
ਗਿਆਨੀ ਸੁਰਿੰਦਰ ਸਿੰਘ ਦਾ ਭਰਾ ਸ. ਤਾਰਨ ਇੰਦਰ ਸਿੰਘ ਬੰਬਈ (੩੬, ਪੂਨਮ, 
੬੭ ਨਾਪੀਅਨ ਸੀਅ ਰੋਡ, ਬੰਬਈ-੬) ਲੈ ਗਿਆ ਹੈ। ਇਸ ਕਰ ਕੇ ਇਹ ਵਾਚੀ 
ਨਹੀਂ ਜਾ ਸਕੀ। ਇਸ ਵਿਚ ਕੁਝ ਖਾਸ ਦਸਖਤੀ ਪੱਤਰੇ ਵੀ ਸੰਕਲਿਤ ਦਸੇ ਜਾਂਦੇ 
ਹਨ। ਪਰ ਇਸ ਦੀ ਸਹੀ ਜਾਣਕਾਰੀ ਦੇਖਣ ਉਪਰੰਤ ਹੀ ਦਿੱਤੀ ਜਾਣੀ ਸੰਭਵ ਹੈ 
ਹਨ। 

ਇਸ ਗ੍ਰੰਥ ਦੀਆਂ ਬੀੜਾਂ ਵਿਚ ਲਿਖਾਰੀਆਂ ਨੇ ਉਤਾਰੇ ਕਰਨ ਵੇਲੇ ਬਹੁਤ ਸਾਰੇ 
ਪਾਠਾਂਤਰ ਪਾ ਦਿੱਤੇ ਸਨ ਅਤੇ ਪੁਰਾਣੀਆਂ ਬੀੜਾਂ ਵਿਚ ਕ੍ਰਮ ਸੰਬੰਧੀ ਵੀ ਕੁਝ ਅੰਤਰ 


ਸਨ। ਇਨ੍ਹਾਂ ਨੂੰ ਦੂਰ ਕਰਨ ਦੇ ਉਦੇਸ਼ ਤੋਂ 'ਗੁਰਮਤ ਗ੍ਰੰਥ ਪ੍ਰਚਾਰਕ ਸਭਾ”, 
ਅੰਮ੍ਰਿਤਸਰ ਨੇ “ਦਸਮ ਗ੍ਰੰਥ` ਦੀਆਂ ੩੨ ਬੀੜਾਂ ਇਕਠੀਆਂ ਕਰ ਕੇ ਪਾਠਾਂ ਦੀ ਸੋਧ 
ਦਾ ਉਪਰਾਲਾ ਕੀਤਾ ਅਤੇ ਸੰਨ ੧੮੯੭ ਈ. (ਸੰ. ੧੯੫੪ ਬਿ.) ਵਿਚ ਆਪਣੀ 
ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ। ਇਹ ਕੰਮ ਨਿਰਸੰਦੇਹ ਸ਼ਲਾਘਾਯੋਗ ਸੀ, ਪਰ 
ਅਫਸੋਸ ਕਿ ਇਨ੍ਹਾਂ ੩੨ ਬੀੜਾਂ ਵਿਚ ਕੋਈ ਵੀ ਅਤਿ ਪੁਰਾਤਨ ਜਾਂ ਇਤਿਹਾਸਿਕ 
ਬੀੜ ਨਹੀਂ ਸੀ। ਇਸ ਸੋਧ-ਸੁਧਾਈ ਨਾਲ ਮੁਕਾਬਲਾ ਕਰ ਕੇ ਬਜ਼ਾਰ ਮਾਈ ਸੇਵਾਂ, 
ਅੰਮ੍ਰਿਤਸਰ ਵਾਲਿਆਂ ਨੇ ਇਸ ਗ੍ਰੰਥ ਦਾ ਪ੍ਰਕਾਸ਼ਨ ਕੀਤਾ। ਹੁਣ ਆਮ ਤੌਰ ਇਹੀ 
ਸੂਰੂਪ ਪ੍ਰਾਪਤ ਹੈ ਅਤੇ ਇਸੇ ਨੂੰ ਇਸ ਵਿਆਖਿਆ ਲਈ ਆਧਾਰ ਬਣਾਇਆ ਹੈ ਤਾਂ 
ਜੋ ਪਾਠਕਾਂ ਨੂੰ ਸਹੂਲਤ ਰਹੇ। ਖੋਜ ਦੌਰਾਨ ਜੋ ਹੋਰ ਪਾਠਾਂਤਰ ਧਿਆਨ ਵਿਚ ਆਏ 
ਹਨ, ਉਨ੍ਹਾਂ ਵਲ ਪੈਰ-ਟਿੱਪਣੀਆਂ ਵਿਚ ਸੈਕੇਤ ਕਰ ਦਿੱਤਾ ਹੈ। ਇਸ ਤੋ' ਇਲਾਵਾ 
ਪਾਠ ਸੰਬੰਧੀ ਹੋਰ ਆਵੱਸ਼ਕ ਸੂਚਨਾ ਵੀ ਪੈਰ-ਟਿਪਣੀਆਂ ਵਿਚ ਦੇ ਦਿੱਤੀ ਹੈ। 

ਕੁਲ ੧੪੨੮ ਪੰਨਿਆਂ ਦੇ ਇਸ ਵਡ-ਆਕਾਰੇ ਗ੍ਰੰਥ ਵਿਚ ਹੇਠਾਂ ਲਿਖੇ ਵੇਰਵੇ 
ਅਨੁਸਾਰ ਬਾਣੀਆਂ ਰਚਨਾਵਾਂ ਦਰਜ ਹਨ: 


ਪੰਨੇ 

(੧) ਜਾਪੁ ੧--੧0 
(੨) ਅਕਾਲ ਉਸਤਤਿ ੧੧--੩੮ 
(੩) ਬਚਿਤ੍ਰ ਨਾਟਕ ੩੯--੭੩ 
(੪) ਚੰਡੀ ਚਰਿਤ੍ਰ-੧ ੭੪--੯੯ 
(੫) ਚੰਡੀ ਚਰਿਤ੍ੁ-੨ ੧00--੧੧੯ 
(੬) ਵਾਰ ਸੀ ਭਗਉਤੀ ਜੀ ਕੀ੧੧੯--੧੨੭ 
(੭) ਗਿਆਨ ਪ੍ਰਬੋਧ ੧੨੭--੧੫੫ 
(੮) ਚੌਬੀਸ ਅਵਤਾਰ ੧੫੫--੬੧੧ 
(੯) ਬੁਹਮਾ ਅਵਤਾਰ ੬੧੧--੬੩੫ 
(੧0) ਰੁਦੁ ਅਵਤਾਰ ੬੩੫--੭0੯ 


(੧੧) (ਫੁਟਕਲ ਰਚਨਾਵਾਂ) 
ਰਾਮਕਲੀ ਪਾ. ੧0 70੯--7੭੧੨ 


ਸਵੈਯੇ 7੧੨--੭੧੬ 
ਖਾਲਸਾ ਮਹਿਮਾ (ਸਵੈਯਾ) ੭੧੬--੭੧੭ 


(੧੨) ਸਸਤੂ ਨਾਮ ਮਾਲਾ 7੧੭--੮0੮ 
(੧੩) ਚਰਿਤ੍ਰੋਪਾਖਿਆਨ _੮0੯--੧੩੮੮ 
(੧੪) ਜਫਰਨਾਮਾ _੧੩੮੮੯--੧੩੯੪ 
(੧੫) ਹਿਕਾਇਤਾਂ ੧੩੯੪--੧੪੨੮ 


ਉਪਰੋਕਤ ਸੂਚੀ ਵਿਚੋਂ ਅੰਕ ੧, ੨, ੭, ੧੧ ਵਾਲੀਆਂ ਰਚਨਾਵਾਂ ਦਾ ਸੰਬੰਧ 
ਭਗਤੀ ਭਾਵਨਾ ਨਾਲ ਹੈ। “ਸਸਤ੍ਹ ਨਾਮ ਮਾਲਾ” (ਅੰਕ ੧੨) ਵਿਚ ਭਿੰਨ ਭਿੰਨ 
ਸ਼ਸਤ੍ਰਾਂਅਸਤ੍ਰਾਂ ਦੇ ਨਾਂ ਦੇ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। 'ਜ਼ਫ਼ਰਨਾਮਾ” (ਅੰਕ 
੧੪) ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖਿਆ ਗੁਰੂ ਗੋਬਿੰਦ ਸਿੰਘ ਜੀ 
ਦਾ ਇਕ ਇਤਿਹਾਸਿਕ ਪੱਤਰ ਹੈ ਅਤੇ ਹਿਕਾਇਤਾਂ (ਅੰਕ ੧੫) ਇਸੇ ਰਚਨਾ ਦੀ 
ਅੰਤਿਕਾ ਵਜੋਂ ਪੁਸਿੱਧ ਹਨ। ਚਰਿਤ੍ਰੋਪਾਖਿਆਨ (ਅੰਕ ੧੩) “ਦਸਮ-ਗ੍ਰੰਥ` ਦੇ ੫੮0) 
ਪੰਨਿਆਂ ਉਤੇ ਪਸਰੀ ਸੁਤੰਤਰ ਰਚਨਾ ਹੈ। ਇਸ ਵਿਚ ੪0੪ ਚਰਿਤ੍ਰ ਕਥਾਵਾਂ 
ਵਰਣਿਤ ਹਨ, ਪ੍ਰਧਾਨਤਾ ਇਸਤਰੀ-ਚਰਿਤ੍ਰਾਂ ਦੀ ਹੈ। ਇਸ ਲਈ ਇਸ ਨੂੰ 'ਤ੍ਿਆ 
ਬਦੇਸੀ, ਕਾਲਪਨਿਕ ਆਦਿ ਅਨੇਕ ਚਰਿਤੁ-ਕਥਾਵਾਂ ਪੌਰਾਣਿਕ ਪਰੰਪਰਾ ਵਿਚ 
ਲਿਖੀਆਂ ਗਈਆਂ ਹਨ। 

ਇਸ ਗ੍ਰੰਥ ਦੀਆਂ ਬਾਕੀ ਰਚਨਾਵਾਂ (ਅੰਕ ੩, ੪, ੫, ੮, ੯, ੧0) ਅਸਲ 
ਵਿਚ “ਬਚਿਤ੍ਰ ਨਾਟਕ” ਦਾ ਹੀ ਅੰਗ ਹਨ। “ਬਚਿਤ੍ਰ ਨਾਟਕ” ਵਿਚਿਤ੍ਰ ਜਾਂ ਅਦਭੁਤ 
ਲੀਲਾਵਾਂ ਜਾਂ ਚਰਿਤ੍ਰਾਂ ਦਾ ਸੰਗ੍ਰਹਿ ਹੈ। ਇਸ ਵਿਚ ਸਭ ਤੋਂ ਪਹਿਲਾਂ ੧੪ ਅਧਿਆਵਾਂ 
ਵਿਚ ਲਿਖੀ ਦਸਮ ਗੁਰੂ ਜੀ ਦੀ “ਅਪਨੀ ਕਥਾ” ਵਰਣਿਤ ਹੈ। ਫਿਰ ਔਠ ਅਠ 
ਅਧਿਆਵਾਂ ਵਿਚ ਲਿਖੇ, ਭਿੰਨ ਸ਼ੈਲੀਆਂ ਵਾਲੇ, ਦੋ ਚੰਡੀ-ਚਰਿਤ੍ਰ ਹਨ। ਤਦ-ਉਪਰੰਤ 
ਵਿਸ਼ਲੂ ਦੇ 'ਚੌਬੀਸ ਅਵਤਾਰ” ਹਨ। ਉਨ੍ਹਾਂ ਪਿਛੋਂ ਬ੍ਰਹਮਾ ਦੇ ਸੌਤ ਅਤੇ ਰੁਦ੍ਰ ਦੇ ਦੋ 
ਅਵਤਾਰਾਂ ਦਾ ਚਿਤੁਣ ਹੈ। ਅੰਕ ੬ `ਤੇ ਦਰਜ 'ਵਾਰ ਸੀ ਭਗਉਤੀ ਜੀ ਕੀ” ਦਾ 
ਸੰਬੰਧ ਵੀ ਅੰਕ ੪ ਅਤੇ ੫ ਵਾਲੇ ਚੰਡੀ ਚਰਿਤ੍ਰਾਂ ਨਾਲ ਹੈ, ਪਰ ਇਹ ਪੰਜਾਬੀ ਭਾਸ਼ਾ 
ਵਿਚ ਲਿਖੀ ਹੈ। ਇਹ ਸਾਰੀਆਂ ਰਚਨਾਵਾਂ ਪੌਰਾਣਿਕ ਪਰੰਪਰਾ ਦੀਆਂ ਹਨ। 


'ਦਸਮ-ਗ੍ਰੰਥ` ਵਿਚ ਸ਼ਾਮਲ ਸਾਰੀਆਂ ਬਾਣੀਆਂ/ਰਚਨਾਵਾਂ ਦਾ ਸੈਖਿਪਤ ਪਰਿਚਯ 
ਇਸ ਪੁਕਾਰ ਹੈ-- 


੧. ਜਾਪੁ ਸਾਹਿਬ 

'ਦਸਮ-ਗ੍ਰੰਥ” ਦੀਆਂ ਪੁਰਾਣੀਆਂ ਜਾਂ ਨਵੀਆਂ ਹਰ ਤਰ੍ਹਾਂ ਦੀਆਂ ਬੀੜਾਂ ਵਿਚ 
ਇਸ ਬਾਣੀ ਨੂੰ ਪ੍ਰਥਮ ਸਥਾਨ ਦਿੱਤਾ ਗਿਆ ਹੈ। ਜਿਵੇਂ ਕਿ ਇਸ ਦੇ ਨਾਂ ਤੋਂ 
ਸਪਸ਼ਟ ਹੈ, ਇਸ ਦੀ ਰਚਨਾ ਜਪ ਕਰਨ ਲਈ ਕੀਤੀ ਗਈ ਸੀ। ਸਿੱਖ ਧਰਮ ਦੀ 
ਮਰਯਾਦਾ ਅਨੁਸਾਰ ਇਸ ਦਾ ਪਾਠ ਸਵੇਰ (ਅੰਮ੍ਰਿਤ) ਵੇਲੇ ਕੀਤਾ ਜਾਂਦਾ ਹੈ। ਇਹ 
ਬਾਣੀ ਅੰਮ੍ਰਿਤ-ਸੰਚਾਰ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿਚ ਵੀ ਸ਼ਾਮਲ ਹੈ। 
ਇਸ ਨਾਲ 'ਜੀ? ਅਤੇ “ਸਾਹਿਬ” ਪਦ ਸਤਿਕਾਰ ਵਜੋਂ ਜੋੜੇ ਜਾਂਦੇ ਹਨ। 

ਇਸ ਦੀ ਰਚਨਾ ਕਦ ਹੋਈ? ਇਸ ਬਾਰੇ ਕੋਈ ਗੱਲ ਪੌਕੇ ਤੌਰ ਤੇ ਭਾਵੇਂ ਨਹੀਂ 
ਕਹੀ ਜਾ ਸਕਦੀ, ਪਰ ਇਤਨਾ ਸਪਸ਼ਟ ਹੈ ਕਿ ਅੰਮ੍ਰਿਤ ਦੀਆਂ ਪੰਜ ਬਾਣੀਆਂ ਵਿਚ 
ਇਸ ਦੇ ਸ਼ਾਮਲ ਹੋਣ ਕਾਰਨ ਇਸ ਦੀ ਰਚਨਾ ਅੰਮ੍ਰਿਤ ਸੰਚਾਰ ਦੀ ਇਤਿਹਾਸਿਕ 
ਘਟਨਾ (੧੭੫੬ ਬਿ.--੧੬੯੯ ਈ.) ਤੋਂ ਕਾਫੀ ਪਹਿਲਾਂ ਜ਼ਰੂਰ ਹੋ ਚੁਕੀ ਹੋਵੇਗੀ 
ਅਤੇ ਸਿੱਖਾਂ ਵਿਚ ਇਸ ਦਾ ਪਾਠ ਕਰਨ ਅਤੇ ਸੁਣਨ ਦੀ ਪਰੰਪਰਾ ਚਲ ਪਈ 
ਹੋਵੇਗੀ। ਇਸ ਬਾਣੀ ਦੇ ਸਰੂਪ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ 
ਨੂੰ ਸਹਿਜ ਸੁਭਾਵਿਕ ਆਪਣੇ ਆਪ ਉਤਰੀ ਹੋਵੇਗੀ। ਇਸ ਦੀ ਸ਼ਬਦਾਵਲੀ ਅਤੇ 
ਗਤਿਮਾਨਤਾ ਇਤਨੀ ਨਿਰੰਤਰ ਅਤੇ ਅਰੁਕ ਹੈ ਕਿ ਪਰਮਾਤਮਾ ਦੇ ਗੁਣ-ਵਾਚਕ 
ਸ਼ਬਦ ਸੰਗਲੀ ਦੀਆਂ ਕੜੀਆਂ ਵਾਂਗ ਇਕ ਦੂਜੇ ਵਿਚ ਪਰੁਚੇ ਹੋਏ ਪ੍ਰਤੀਤ ਹੁੰਦੇ ਹਨ। 
ਸਚਮੁਚ ਇਹ ਪਰਮਾਤਮਾ ਦੇ ਕਰਮ ਪੁਧਾਨ ਗੁਣਾਂ ਦੀ ਲੰਮੀ ਮਾਲਾ ਹੈ ਜਿਸ ਦੇ ਪਾਠ 
ਨਾਲ ਜਿਗਿਆਸੂ ਦੀ ਸੁਰਤਿ ਟਿਕਦੀ ਹੈ। 

ਇਸ ਬਾਣੀ ਵਿਚ ਪਰਮਾਤਮਾ ਦੇ ਨਿਰਗੁਣੀ ਸਰੂਪ ਨੂੰ ਸਪਸ਼ਟ ਕੀਤਾ ਗਿਆ 
ਸੀਮਾਵਾਂ ਤੋਂ ਉੱਚਾ ਹੈ। ਉਹ ਸਿਰਜਕ ਦੇ ਨਾਲ ਨਾਲ ਵਿਨਾਸ਼ਕ ਵੀ ਹੈ। ਉਹ ਸੁੰਦਰ 
ਅਤੇ ਭਿਆਨਕ ਦੋਹਾਂ ਰੂਪਾਂ ਦਾ ਧਾਰਨੀ ਹੈ। ਉਹ ਦਿਆਲੂ ਅਤੇ ਕਠੋਰ ਦੋਹਾਂ ਤਰ੍ਹਾਂ 
ਦੀਆਂ ਸਿਫ਼ਤਾਂ ਦਾ ਮਾਲਕ ਹੈ। ਇਸ ਵਿਚ ਵਰਣਿਤ ਪਰਮਾਤਮਾ ਦੀਆਂ ਸਿਫ਼ਤਾਂ ਜਾਂ 
ਗੁਣਾਂ ਤੋਂ ਇਹ ਸ਼ੰਕਾ ਉਠ ਸਕਦੀ ਹੈ ਕਿ ਨਿਰਗੁਣ ਪਰਮਾਤਮਾ ਵਿਚ ਗੁਣਾਂ ਦੀ 


ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ। ਪਰ ਧਿਆਨ ਰਹੇ ਕਿ ਇਥੇ ਨਿਰਗੁਣ ਤੋਂ 
ਭਾਵ ਹੈ ਤ੍ਰੈਗੁਣ (ਸਤੋ, ਰਜੋ ਅਤੇ ਤਮੋ) ਅਤੀਤ, ਇਨ੍ਹਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ 
ਪਰੇ। ਇਸ ਲਈ ਨਿਰਗੁਣ ਅਤੇ ਸਗੁਣ (ਸਰਗੁਣ) ਦੇ ਸਿੱਧਾਂਤਿਕ ਘੇਰੇ ਨਾਲ ਇਨ੍ਹਾਂ 
ਗੁਣਾਂ ਦਾ ਸੰਬੰਧ ਨਹੀਂ ਹੈ। ਇਹ ਤਾਂ ਉਸ ਪਰਮਾਤਮਾ ਦੁਆਰਾ ਕੀਤੇ ਜਾ ਰਹੇ 
ਕਰਮਾਂ ਦੇ ਆਧਾਰ ਤੇ ਕਲਪਿਤ ਗੁਣ-ਵਾਚਕ ਨਾਂ ਜਾਂ ਵਿਸ਼ੇਸ਼ਣ ਹਨ। 

ਪਰਮਾਤਮਾ ਦੇ ਸਰੂਪ ਸੰਬੰਧੀ ਅਧਿਆਤਮਿਕ ਜਗਤ ਵਿਚ ਪ੍ਰਚਲਿਤ ਦੋ 
ਧਾਰਨਾਵਾਂ--ਨਿਰਗੁਣ ਅਤੇ ਸਗੁਣ! ਵਿਚੋਂ ਸਿੱਖ ਧਰਮ ਦੇ ਮੋਢੀ ਗੁਰੂ, ਗੁਰੂ ਨਾਨਕ 
ਦੇਵ ਜੀ ਨੇ ਨਿਰਗੁਣ ਬ੍ੁਹਮ ਦੀ ਉਪਾਸਨਾ ਦਾ ਪੁਚਾਰ-ਪੁਸਾਰ ਕੀਤਾ ਹੈ। ਇਹੀ 
ਭਾਵਨਾ ਬਾਦ ਵਿਚ ਹੋਏ ਗੁਰੂ ਸਾਹਿਬਾਨ ਨੇ ਅਪਣਾਈ ਹੈ। ਇਸੇ ਭਾਵਨਾ ਦੀ 
ਸਥਾਪਨਾ ਦਸਮ ਗੁਰੂ ਨੇ “ਜਾਪੁ” ਵਿਚ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ 
ਵਿਚ ਲਿਖੇ ਮੂਲ ਮੰਤਰ ਦੀ ਵਿਆਖਿਆ 'ਜਪੁ” ਬਾਣੀ ਅਤੇ ਸਮੁੱਚੀ ਗੁਰਬਾਣੀ ਵਿਚ 
ਹੋਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੂਲ ਮੰਤਰ ਦੀ ਵਿਆਖਿਆ ਆਪਣੀ 
ਰੁਚੀ ਅਨੁਸਾਰ ਵਖਰੀ ਰਚਨਾ-ਸ਼ੈਲੀ ਵਿਚ ਸਮੁਚੇ “ਜਾਪੁ” ਵਿਚ ਕੀਤੀ ਹੈ। “ਨਮਸਤੰ 
ਸੁ ਏਕੈ” ਵਿਚ ਪਰਮਾਤਮਾ ਦੇ “ਇਕ” ਹੋਣ ਦੀ ਗੱਲ ਸਪਸ਼ਟ ਹੁੰਦੀ ਹੈ। “ਓਅੰਕਾਰ” 
ਦੀ ਪੁਸ਼ਟੀ “ਓਅੰਕਾਰ ਆਦਿ” ਕਥਨ ਤੋਂ ਹੋ ਜਾਂਦੀ ਹੈ। “ਸਤਿਨਾਮ” ਦੀ ਗੱਲ 'ਸਦੈਵੰ 
ਸਰੂਪ ਹੈ” ਤੋਂ ਸਪਸ਼ਟ ਹੋ ਜਾਂਦੀ ਹੈ। ਉਹ ਪਰਮਾਤਮਾ ਕਰਤਾ ਪੁਰਖ ਵੀ ਹੈ। ਸਰਬੇ 
ਕਰਤਾ, ਜਗ ਕੇ ਕਰਨ ਹੈ, ਅਜੋਨ ਪੁਰਖ ਅਪਾਰ, ਆਦਿ ਉਕਤੀਆਂ ਤੋਂ ਇਸ ਦਾ 
ਸਮਰਥਨ ਹੋ ਜਾਂਦਾ ਹੈ। “ਨਿਰਭਉ? ਗੁਣ ਦੀ ਪੁਸ਼ਟੀ ਵਜੋਂ “ਜਾਪੁ” ਵਿਚ “ਅਨਭਉ 
ਅਤੇ 'ਅਭੈ” ਸ਼ਬਦ ਵਰਤੇ ਗਏ ਹਨ। “ਨ ਸਤ੍ਰੈ ਨ ਮਿਤ੍ਰ ਕਥਨ ਰਾਹੀਂ ਪਰਮਾਤਮਾ 
ਦਾ ਨਿਰਵੈਰ ਰੂਪ ਉਘੜਦਾ ਹੈ। ਪਰਮਾਤਮਾ ਲਈ “ਅਕਾਲ” ਸ਼ਬਦ ਦੀ ਵਰਤੋਂ 
“ਜਾਪੁ” ਵਿਚ ਅਨੇਕ ਥਾਂਵਾਂ ਉਤੇ ਹੋਈ ਹੈ। ਉਸ ਨੂੰ “ਆਦਿ ਰੂਪ ਅਨਾਦ ਮੂਰਤਿ 
ਅਜੋਨ ਪੁਰਖ ਅਪਾਰ” ਕਹਿ ਕੇ 'ਮੂਰਤਿ” ਸੰਕਲਪ ਵੀ ਸਪਸ਼ਟ ਕਰ ਦਿਤਾ ਗਿਆ 
ਹੈ। “ਅਜੂਨੀ” ਸੰਕਲਪ ਦਾ ਸਮਰਥਨ 'ਅਜੋਨ” ਸ਼ਬਦ ਰਾਹੀਂ ਹੋਇਆ ਹੈ। 
ਪਰਮਾਤਮਾ ਦੇ “ਸੈਭੰ” ਦੀ ਗੌਲ ਵੀ “ਜਾਪੁ” ਵਿਚ ਹੋਈ ਹੈ -- “ਸਯੰਭਵ ਸੁਭ 
ਸਰਬਦਾ ਸਰਬ ਜੁਗਤੇ'। ਸਪਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੂਲ ਮੰਤਰ 
ਦੇ ਸਿੱਧਾਂਤਾਂ ਦੀ ਪੁਨਰ-ਸਥਾਪਨਾ ਕੀਤੀ ਹੈ। 

ਪਰਮਾਤਮਾ ਨੂੰ ਨਿਰਗੁਣ ਮੰਨਦੇ ਹੋਇਆਂ ਗੁਰੂ ਜੀ ਨੇ “ਜਾਪੁ” ਦੇ ਆਰੈਭਿਕ 
ਛਪੈ ਛੰਦ ਵਿਚ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦਾ ਸਰੂਪ ਸੈਸਾਰਿਕ ਵਸਤੂਆਂ 


ਦੀ ਤੁਲਨਾ ਦੀ ਪਕੜ ਤੋਂ ਬਾਹਰ ਹੈ। ਉਸ ਦਾ ਕੋਈ ਚਕ, ਚਿੰਨ੍ਹ, ਵਰਣ, ਜਾਤਿ- 
ਪਾਤਿ, ਰੂਪ, ਰੰਗ, ਰੇਖ-ਭੇਖ ਆਦਿ ਨਹੀਂ ਹੈ। ਇਸ ਲਈ ਉਹ ਵਰਣਨ ਤੋਂ ਪਰੇ 
ਹੈ। ਉਹ ਅਚਲ ਸਰੂਪ, ਸੁਤੈ ਸਿੱਧ ਪ੍ਰਕਾਸ਼ਮਾਨ ਅਤੇ ਅਸੀਮ ਓਜ ਵਾਲਾ ਹੈ। ਉਹ 
ਕਰੋੜਾਂ ਇੰਦਰਾਂ ਦਾ ਇੰਦਰ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਸੰਸਾਰ ਦੀਆਂ ਸਾਰੀਆਂ 
ਸ਼ਕਤੀਆਂ ਉਸ ਨੂੰ 'ਨੇਤਿ ਨੇਤਿ” ਕਹਿ ਕੇ ਬਸ ਕਰ ਜਾਂਦੀਆਂ ਹਨ। ਉਹ ਪਰਮ 
ਸੱਤਾ ਸਭ ਨੂੰ ਜਾਣਦੀ ਹੈ, ਸਭ ਭੇਖਾਂ ਤੋਂ ਉੱਚੀ ਹੈ। ਉਸ ਦੇ ਸਰੂਪ ਦਾ ਚਿਤ੍ੁਣ 
ਸ਼ਾਸਤਰ, ਵੇਦ, ਪੁਰਾਣ ਆਦਿ ਨਹੀਂ ਕਰ ਸਕਦੇ। ਸੰਸਾਰ ਰਚਨਾ ਦਾ ਮੂਲ ਮੁੱਦਾ ਇਕ 
ਤੋਂ ਅਨੇਕ ਹੋਣ ਦਾ ਹੈ। ਇਸ ਦ੍ਰਿਸ਼ਮਾਨ ਏਕਤਾ ਵਿਚ ਮੂਲ ਜਾਂ ਬੁਨਿਆਦੀ ਤੱਤ 
ਇਕ ਹੀ ਹੈ। ਸੋਨੇ ਤੋਂ ਗਹਿਣੇ ਬਣਨ ਵਾਂਗ, ਮਿੰਟੀ ਤੋਂ ਬਰਤਨ ਘੜਨ ਵਾਂਗ, ਜਲ 
ਤੋਂ ਜਲ-ਤਰੰਗ ਪੈਦਾ ਹੋਣ ਵਾਂਗ ਸਾਰੀਆਂ ਵਸਤੂਆਂ ਆਪਣਾ ਵੱਖਰਾ ਵੱਖਰਾ ਰੂਪ 
ਧਾਰ ਕੇ ਅੰਤ ਵਿਚ ਆਪਣੇ ਮੂਲ ਤੱਤ੍ਹ ਵਿਚ ਹੀ ਸਮਾ ਜਾਂਦੀਆਂ ਹਨ। ਅਨੇਕਤਾ ਦਾ 
ਕੇਵਲ ਇਹਸਾਸ ਹੈ, ਪਰ ਇਹ ਯਥਾਰਥ ਨਹੀਂ, ਵਾਸਤਵਿਕ ਸੌਤਾ ਤਾਂ ਇਕ ਹੀ 
ਹੈ--'ਅਨੇਕ ਹੈਂ ਫਿਰ ਏਕ ਹੈੱ`। ਗੁਰੂ ਜੀ ਦੀ ਧਾਰਨਾ ਹੈ ਕਿ ਉਸ ਇਕ 
ਪਰਮਾਤਮਾ ਨੇ ਜੋ ਅਨੇਕ ਰੂਪ ਧਾਰਨ ਕੀਤੇ ਹੋਏ ਹਨ, ਉਹ ਅਸਲੋਂ ਇਕੋ ਮੂਰਤ ਦੇ 
ਅਨੇਕ ਦਰਸ਼ਨ ਹਨ। ਪਰਮਾਤਮਾ ਬਾਜੀਗਰ ਵਾਂਗ ਸੰਸਾਰਿਕ ਪ੍ੁਪੰਚ ਦੀ ਖੇਡ ਰਚਦਾ 
ਹੈ, ਖੇਡ ਖੇਡਣ ਉਪਰੰਤ ਬਾਜੀਗਰ ਵਾਂਗ ਸਾਰੇ ਵਿਖਾਵੇ ਨੂੰ ਸਮੇਟ ਲੈਂਦਾ ਹੈ, 
ਅਰਥਾਤ ਆਪਣੇ ਵਿਚ ਲੀਨ ਕਰ ਲੈਂਦਾ ਹੈ: 
ਕੇ ੭ਗਾਂਤਾ ਅਨਕ ਦਰਸਨ ਕੀਨ ਰਲ %ਨੰਕ/ 
ਹੌਲ ਸ਼ੋਲ #ਖੋਲ ਸੈਲਨ %#ਤ ਕੱ /ਫਰ ਏਕ/ €5/ 

ਅਸਲ ਵਿਚ, ਹਰ ਪ੍ਰਕਾਰ ਦੇ ਪਰਸਪਰ ਵਿਰੋਧੀ ਦਿਸਣ ਵਾਲੇ ਸਰੂਪ 
ਪਰਮਾਤਮਾ ਦਾ ਹੀ ਵੱਖ ਵੱਖ ਢੰਗਾਂ ਨਾਲ ਹੋਇਆ ਪਸਾਰਾ ਹੈ। ਇਹ ਪਰਮਾਤਮਾ ਦੀ 
ਸਰਬ ਵਿਆਪਕਤਾ ਹੈ। ਉਹ ਸੰਸਾਰ ਦੇ ਜ਼ੋਰੇ-ਜ਼ੌਰੇ ਵਿਚ ਰਮਿਆ ਹੋਇਆ ਹੈ। ਇਹ 
ਸਰਬ-ਵਿਆਪਕ ਸਰੂਪ ਹੀ ਨਿਰਗੁਣ ਸਰੂਪ ਦੀ ਆਧਾਰ-ਭੂਮੀ ਹੈ। ਇਸੇ ਕਰ ਕੇ 
ਗੁਰੂ ਜੀ ਨੇ ਪਰਮਾਤਮਾ ਦੇ ਲਗਭਗ ਸਾਰੇ ਵਾਚਕ ਨਾਂਵਾਂ ਨਾਲ ਸਿਫ਼ਤ ਸਾਲਾਹ ਕੀਤੀ 
ਹੈ। 

ਮੌਧ ਯੁਗ ਦੇ ਸੰਤ ਸਾਹਿੱਤ ਅਤੇ ਗੁਰਬਾਣੀ ਵਿਚ ਪਰਮਾਤਮਾ ਦਾ ਸਰੂਪ 
ਅਧਿਕਤਰ ਸੌਮ੍ਯ ਜਾਂ ਕੋਮਲ ਰਿਹਾ ਹੈ। ਉਹ ਕ੍ਰਿਪਾਲੂ, ਦਿਆਲੂ, ਭਗਤ-ਵੱਛਲ, 


ਤੋ 


ਪ੍ਰਤਿਪਾਲਕ ਅਤੇ ਪਰ-ਉਪਕਾਰੀ ਹੈ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਤਕ 


ਇਤਿਹਾਸਿਕ ਪਰਿਸਥਿਤੀਆਂ ਕਾਫੀ ਬਦਲ ਚੁਕੀਆਂ ਸਨ। ਆਤਮ ਰਖਿਆ ਦਾ 
ਪ੍ਰਸ਼ਨ ਸਾਹਮਣੇ ਸੀ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਹਾ- 
ਬਲੀਦਾਨਾਂ ਨੇ ਸਿੱਖ ਸਮਾਜ ਨੂੰ ਝੰਜੋੜ ਦਿੱਤਾ ਸੀ। ਭੈ-ਭੀਤ ਅਤੇ ਘਬਰਾਏ ਹੋਏ ਲੋਕਾਂ 
ਦੇ ਮਨ ਵਿਚ ਵੀਰਤਾ ਦੀ ਭਾਵਨਾ ਦਾ ਸੋਚਾਰ ਕਰਨਾ ਅਤੇ ਧਰਮ-ਯੁੱਧ ਲਈ ਪ੍ਰੇਰਨਾ 
ਦੇਣਾ ਉਸ ਵਕਤ ਦੇ ਲੋਕ-ਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਜਨ-ਮਾਨਸ ਦੀ 
ਜ਼ੋਰਦਾਰ ਮੰਗ ਸੀ। ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਇਆਂ ਗੁਰੂ ਜੀ ਨੇ ਪਰਮਾਤਮਾ 
ਤੋਂ ਜਨਤਾ ਦੇ ਸੰਕਟ ਹਰਨ ਦੀ ਆਸ ਕੀਤੀ। ਪਰਮਾਤਮਾ ਦੇ ਕੋਮਲ ਰੂਪ ਦੇ ਨਾਲ 
ਜੁਝਾਰੂ ਰੂਪ ਦੀ ਕਲਪਨਾ ਜੁੜਨ ਲਗੀ ਅਤੇ ਭਗਤੀ ਦੇ ਨਾਲ ਸ਼ਕਤੀ ਦਾ ਮੇਲ ਹੋਣ 
ਲਗਾ। ਭਾਰਤੀ ਧਾਰਮਿਕ ਸਾਹਿੱਤ ਵਿਚ ਪਰਮਾਤਮਾ ਦਾ ਸੰਘਾਰਕ ਪੱਖ ਰੁਦੂ ਰੂਪ 
ਰਾਹੀਂ ਪੁਗਟਾਇਆ ਗਿਆ ਹੈ। ਸੰਸਾਰ ਵਿਚ ਸੰਤੁਲਨ ਦੀ ਸਥਿਤੀ ਬਣਾਈ ਰੌਖਣ 
ਸ਼ਕਤੀਆਂ ਨੂੰ ਅਸੁਰੀ ਜਾਂ ਰਾਖਸ਼ੀ ਸ਼ਕਤੀਆਂ ਕਿਹਾ ਜਾਂਦਾ ਹੈ। “ਭਗਵਦ ਗੀਤਾ” ਦਾ 
ਸਿੱਧਾਂਤ ਹੈ ਕਿ ਧਰਮ ਦੀ ਹਾਨੀ ਅਤੇ ਅਧਰਮ ਦੇ ਵਾਧੇ ਨੂੰ ਰੋਕਣ ਲਈ ਕਿਸੇ 
ਈਸ਼ਵਰੀ ਸ਼ਕਤੀ ਦੀ ਦਖ਼ਲ-ਅੰਦਾਜ਼ੀ ਦੀ ਲੋੜ ਹੁੰਦੀ ਹੈ। ਇਸ ਭਾਵਨਾ ਨੇ 
ਅਵਤਾਰਵਾਦ ਨੂੰ ਜਨਮ ਦਿੱਤਾ। ਜਾਪੁ” ਵਿਚ ਅਵਤਾਰ-ਵਾਦ ਦਾ ਨਿਖੇਧ ਹੈ। 
ਪਰਮਾਤਮਾ ਤੋਂ ਸੰਸਾਰਿਕ ਸੰਤੁਲਨ ਕਾਇਮ ਰਖਣ ਦੀ ਆਸ ਕੀਤੀ ਗਈ ਹੈ। ਇਸ 
ਲਈ ਕੋਮਲ ਰੂਪ ਦੇ ਨਾਲ ਨਾਲ ਸੰਘਾਰਕ ਰੂਪ ਦੀ ਕਲਪਨਾ ਵੀ ਸ੍ਰੀ ਗੁਰੂ ਗੋਬਿੰਦ 
ਸਿੰਘ ਜੀ ਨੇ ਕੀਤੀ ਹੈ ਅਤੇ ਉਨ੍ਹਾਂ ਨੇ ਉਸ ਪਰਮਾਤਮਾ ਦੇ ਅਸ਼ਾਂਤ ਜਾਂ ਭਿਆਨਕ 
ਰੂਪ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਉਸ ਪਰਮਾਤਮਾ ਨੂੰ ਪ੍ਰਨਾਮ ਕੀਤਾ ਹੈ ਜੋ 
ਯੁੱਧਾਂ ਜਾਂ ਯੁੱਧ, ਯੁੱਧ ਦਾ ਕਰਤਾ ਅਤੇ ਸ਼ਾਂਤ ਰੂਪ ਵਾਲਾ ਹੈ। ਇਸ ਤਰ੍ਹਾਂ ਪਰਮਾਤਮਾ 
ਇਕੋ ਸਮੇਂ ਵਿਰੋਧੀ ਸ਼ਕਤੀਆਂ ਦਾ ਇਕ-ਸਮਾਨ ਸੁਆਮੀ ਹੈ। 

ਸੀ ਗੁਰੂ ਗੋਬਿੰਦ ਸਿੰਘ ਜੀ ਨੇ “ਜਾਪੁ” ਆਦਿ ਰਚਨਾਵਾਂ ਵਿਚ ਪਰਮਾਤਮਾ ਦੇ 
ਨਾਂ ਵੀ ਵੀਰ-ਨਾਇਕਾਂ ਦੀ ਪਰੰਪਰਾ ਵਿਚ ਰਖੇ ਹਨ, ਜਿਵੇਂ ਅਸਿਪਾਣ, ਸਸਤੁਪਾਣ, 
ਅਸਿਧੁਜ, ਅਸਿਕੇਤੁ ਆਦਿ। ਉਸ ਪਰਮਾਤਮਾ ਨੂੰ ਕਲਿਆਣਕਾਰੀ ਅਤੇ ਕਠੋਰ ਕਰਮ 
ਕਰਨ ਵਾਲਾ ਵੀ ਦਸਿਆ ਹੈ- “ਨਮੋ ਨਿਤ ਨਰਾਇਣੇ ਕਰੂਰ ਕਰਮੈ”। ਉਹ ਸਭ ਨੂੰ 
ਜਿਤਣ ਵਾਲਾ ਅਤੇ ਸਭ ਨੂੰ ਭੈ ਦੇਣ ਵਾਲਾ ਹੈ- “ਨਮੋ ਸਰਬ ਜੀਤੇ। ਨਮੋ ਸਰਬ 
ਭੀਤੇ।” ਉਹ ਸੁੰਦਰ ਸਰੂਪ ਵਾਲਾ ਪੂਰਨ ਪੁਰਖ ਹੈ ਜੋ ਸਭ ਨੂੰ ਬਣਾਉਂਦਾ ਅਤੇ 
ਢਾਹੁੰਦਾ ਹੈ: 


“ਰਨ ਰਮ ਨੱਤ ਗਤ “ਰਨ ੪ਰਲ਼' %ਮਾਰ/ 
ਸਰਲ /ਠੈਸ਼ ਗੱਚਓ ਲਯੰਭਵ ਗਤਨ ਭੰਜਨਹਾਨ/ ੮੨ 
ਜ਼ਰੂਰੀ ਸੀ। ਇਸ ਲੋੜ ਦੀ ਪੂਰਤੀ ਲਈ ਹੀ ਪਰਮਾਤਮਾ ਦੇ ਸਰੂਪ-ਚਿਤੁਣ ਵਿਚ 
ਨਵਾਂ ਰੰਗ ਲਿਆਉਂਦਾ ਗਿਆ ਹੈ। ਸਮਾਜ ਵਿਚ ਪਸਰੇ ਅਨਾਚਾਰਾਂ ਕਰ ਕੇ ਪੈਦਾ 
ਹੋਈ ਮੰਦੀ ਹਾਲਤ ਨੂੰ ਸਾਂਵਿਆਂ ਕਰਨ ਲਈ ਗੋਸਵਾਮੀ ਤੁਲਸੀਦਾਸ ਨੂੰ ਜਿਵੇਂ “ਰਾਮ 
ਚ਼ਰਿਤ ਮਾਨਸ” ਵਿਚ ਸ੍ਰੀ ਰਾਮ ਚੰਦਰ ਦੇ ਸਰੂਪ ਵਿਚ ਮਰਯਾਦਾ ਪੁਰਸ਼ੋਤਮ ਦੀ 
ਕਲਪਨਾ ਕਰਨੀ ਪਈ, ਮਹਾਤਮਾ ਸੂਰਦਾਸ ਨੂੰ ਸੰਸਾਰ ਵਿਚ ਪਸਰੀ ਵੈਰਾਗ ਦੀ 
ਅਤਿਵਾਦਿਤਾ ਖ਼ਤਮ ਕਰਨ ਲਈ “ਸੂਰਸਾਗਰ” ਵਿਚ ਸ੍ਰੀ ਕ੍ਰਿਸ਼ਨ ਦੇ ਲੋਕ-ਰੰਜਨਕਾਰੀ 
ਸਰੂਪ ਦਾ ਚਿਤੁਣ ਕਰਨਾ ਪਿਆ, ਉਸੇ ਤਰ੍ਹਾਂ ਯੁਗ ਦੀਆਂ ਪਰਿਸਥਿਤੀਆਂ ਨੇ ਸ੍ਰੀ 
ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਵਿਚ ਵੈਰੀ ਸੰਘਾਰਕ ਦੇ ਗੁਣਾਂ ਦੀ ਕਲਪਨਾ 
ਕਰਨੀ ਪਈ (ਰਿਪੁ ਤਾਪਨ ਹੈ, ਸਤੁਰੰ ਪੁਣਾਸੀ, ਅਰਿ ਘਾਲਯ ਹੈ, ਖਲ ਘਾਇਕ ਹੈ)। 
ਪਰਮਾਤਮਾ ਦੇ ਸਰੂਪ ਦੀ ਇਸ ਪ੍ਰਕਾਰ ਦੀ ਕਲਪਨਾ ਕਰਨ ਨਾਲ ਭੈ-ਭੀਤ ਸਮਾਜ 
ਵਿਚ ਵੈਰੀ ਦੇ ਨਸ਼ਟ ਹੋਣ ਦੀ ਉਦੋਂ ਆਸ ਬੱਝੀ ਸੀ ਅਤੇ ਸਿੱਖ ਸ਼ੂਰਵੀਰ ਆਸਵੰਤ 
ਹੋ ਕੇ ਪਰਮਾਤਮਾ ਨੂੰ ਆਪਣੇ ਪੱਖ ਵਿਚ ਪਾ ਕੇ ਉਤਸਾਹ-ਪੂਰਵਕ ਆਤਮ ਬਲ 
ਨਾਲ ਯੁੱਧ-ਭੂਮੀ ਵਿਚ ਆਪਣੇ ਜੌਹਰ ਵਿਖਾਉਣ ਦੇ ਸਮਰਥ ਹੋਏ ਸਨ। ਇਸ ਪ੍ਰਕਾਰ 
ਦੀ ਜੁਝਾਰੂ ਜਾਂ ਰੌਦੂਮਈ ਕਲਪਨਾ ਨਾਲ ਪਰਮਾਤਮਾ ਦੇ ਸੌਮ੍ਯ ਜਾਂ ਕੋਮਲ ਸਰੂਪ ਦਾ 
ਵਿਰੋਧ ਨਹੀਂ' ਹੁੰਦਾ, ਸਗੋਂ ਉਸ ਦੇ ਦੋਵੇਂ ਪੱਖ ਸਾਹਮਣੇ ਆਉਂਦੇ ਹਨ। ਜਿਥੇ ਕਿਥੇ 
ਵੀ ਪਰਮਾਤਮਾ ਦਾ ਜੁਝਾਰੂ ਰੂਪ ਚਿਤਰਿਆ ਗਿਆ ਹੈ, ਉਥੇ ਨਾਲ ਹੀ ਸੌਮ੍ਯ ਰੂਪ 
ਵੀ ਸਪਸ਼ਟ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਯੁੱਧ ਦੀਆਂ ਪਰਿਸਥਿਤੀਆਂ 
ਅਨੁਸਾਰ ਪਰਮਾਤਮਾ ਦੇ ਸਰਬ-ਪੌਖੀ ਸਰੂਪ ਦਾ ਚਿਤਰਣ ਹੋ ਸਕਿਆ ਹੈ। ਆਰੈਭਿਕ 
ਛਪੈ ਛੰਦ ਵਿਚ ਚਿਤਰੀ ਨਿਰਾਕਾਰ ਪਰਮ-ਸੌਤਾ “ਜਾਪੁ” ਦੇ ਅੰਤ ਤਕ ਸੰਕਟ ਨੂੰ ਦੂਰ 
ਕਰਨ ਵਾਲੀ ਅਤੇ ਰਖਿਅਕ ਵੀ ਬਣ ਗਈ ਹੈ: 
ਦਕਾਨੰ ਪੁਣਾਨੀ /ਏਆਲੰ ਸ੍ਰਆ/ 
ਸਦਾ #ੰਗਾ ਅੰਨੇ ਅਭੰਨੀ /ਲੋਭੂਤ/ 9੯੯7 

ਇਸ ਰਚਨਾ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਸਰੂਪ-ਚਿਤੁਣ ਲਈ ਸਤੋਤ੍ਹ 

ਕਾਵਿ-ਰੂਪ ਦੀ ਵਰਤੋਂ ਕੀਤੀ ਹੈ। ਸਤੋਤੂ ਉਹ ਰਚਨਾ ਹੁੰਦੀ ਹੈ ਜਿਸ ਵਿਚ ਇਸ਼ਟ 


ਦੇਵ ਦਾ ਸਰੂਪ-ਚਿਤ੍ਣ, ਗੁਣ-ਕੀਰਤਨ ਜਾਂ ਉਸਤਤ ਕੀਤੀ ਜਾਏ। ਭਾਰਤੀ ਸਾਹਿੱਤ 
ਵਿਚ ਉਸਤਤਮਈ ਮੰਤਰਾਂ ਦੀ ਹੋਂਦ ਰਿਗ ਵੇਦ ਵਿਚ ਵੇਖੀ ਜਾ ਸਕਦੀ ਹੈ ਜਿਸ ਦਾ 
ਵਿਕਾਸ ਬਾਦ ਦੇ ਧਾਰਮਿਕ ਅਤੇ ਪੌਰਾਣਿਕ ਸਾਹਿਤ ਵਿਚ ਹੋਇਆ ਅਤੇ ਫਿਰ 
ਸੁਤੰਤਰ ਜਾਂ ਮੌਲਿਕ ਰੂਪ ਵਿਚ ਸਤੋਤ੍ੂ ਲਿਖੇ ਜਾਣ ਦੀ ਪਰੰਪਰਾ ਹੀ ਚਲ ਪਈ। 
ਇਸ ਕਾਵਿ-ਰੂਪ ਵਿਚ ਚੂੰਕਿ ਪਰਮਾਤਮਾ ਦੇ ਨਾਂਵਾਂ, ਗੁਣਾਂ ਜਾਂ ਵਿਸ਼ੇਸ਼ਣਾਂ ਦੀ ਇਕ 
ਤਰ੍ਹਾਂ ਨਾਲ ਗਣਨਾ-ਸੂਚੀ ਹੁੰਦੀ ਹੈ, ਇਸ ਲਈ ਇਸ ਦਾ ਨਾਂ ਸੈਖਿਆ-ਪਰਕ ਜਾਂ 
ਗਿਣਤੀ-ਆਧਾਰਿਤ ਵੀ ਰਖਿਆ ਜਾਂਦਾ ਰਿਹਾ ਹੈ, ਜਿਵੇਂ 'ਵਿਸ਼ਣੂ ਸਹੰਸੂਨਾਮਾ। ਕਈ 
ਵਿਦਵਾਨਾਂ ਨੇ 'ਜਾਪੁ” ਨੂੰ 'ਵਿਸ਼ਣੂ ਸਹੇਸੁਨਾਮਾ” ਦੇ ਤੁਲ ਮੰਨ ਕੇ ਇਸ ਨੂੰ “ਅਕਾਲ 
ਸਹੰਸੁਨਾਮਾ” ਦਾ ਨਾਂ ਦਿੱਤਾ ਹੈ। ਪਰ ਦੋਹਾਂ ਵਿਚ ਬੁਨਿਆਦੀ ਅੰਤਰ ਹੈ। 'ਵਿਸ਼ਣੂ 
ਸਹੋਸੁਨਾਮਾ` ਵਿਚ ਵਿਸ਼ਣੂ ਦੀ ਸ਼ਕਤੀ, ਸੌਂਦਰਯ, ਸ਼ੀਲ ਆਦਿ ਦਾ ਵਰਣਨ ਹੈ, ਇਸ 
ਲਈ ਉਸ ਦੀ ਬਿਰਤੀ ਸਗੁਣਾਤਮਕ ਹੈ, ਪਰ “ਜਾਪੁ” ਵਿਚ ਯੁਗ ਦੀਆਂ 
ਪਰਿਸਥਿਤੀਆਂ ਅਨੁਸਾਰ ਨਿਰਗੁਣ ਪਰਮਾਤਮਾ ਦਾ ਸਰੂਪ ਚਿਤਰਿਆ ਗਿਆ ਹੈ। 
ਇਸਲਾਮ ਧਰਮ ਵਿਚ ਵੀ ਫ਼ਾਰਸੀ ਵਿਚ ਲਿਖੇ ਕੁਝ ਅਜਿਹੇ ਸਤੋਤ੍ਹ ਮਿਲਦੇ ਹਨ 
ਇਹ ਹੈ ਕਿ ਇਸ ਵਿਚ ਹਰ ਧਰਮ ਦੀਆਂ ਭਾਵਨਾਵਾਂ ਦੀ ਸਮਾਈ ਹੋਈ ਹੈ। ਇਸ 
ਦੀ ਬਿਰਤੀ ਸਮਨਵੈਕਾਰੀ ਹੈ। 

ਗੁਰੂ ਜੀ ਨੇ ਵਿਸ਼ੇਸ਼ ਸ਼ੈਲੀ-ਪੂ੍ਯੋਗਾਂ ਰਾਹੀਂ ਵੀ ਪਰਮਾਤਮਾ ਦੇ ਸਰੂਪ-ਚਿਤ੍ੁਣ 
ਵਿਚ ਰੁਚੀ ਵਿਖਾਈ ਹੈ। ਇਸ ਪ੍ਰਕਾਰ ਦੀ ਪਹਿਲੀ ਸ਼ੈਲੀ ਵਿਰੋਧਾਤਮਕ ਜਾਂ 
ਵਿਰੋਧਾਭਾਸਿਕ ਕਥਨਾਂ, ਨਾਂਵਾਂ ਜਾਂ ਅਲੰਕਾਰਾਂ ਦੀ ਯੋਜਨਾ ਵਿਚ ਵੇਖੀ ਜਾ ਸਕਦੀ ਹੈ। 
ਇਕ ਪਾਸੇ ਪਰਮਾਤਮਾ ਕਲਹ-ਕਰਤਾ ਹੈ ਤਾਂ ਦੂਜੇ ਪਾਸੇ ਸ਼ਾਂਤ ਰੂਪ, ਜੇ ਇਕ ਪਾਸੇ 
ਉਹ ਸਮੁੱਚ ਹੈ ਤਾਂ ਦੂਜੇ ਪਾਸੇ ਅਣੂ, ਜੇ ਇਕ ਪਾਸੇ ਅੰਧਕਾਰ ਹੈ ਤਾਂ ਦੂਜੇ ਪਾਸੇ 
ਤੇਜ--'ਨਮੋ ਅੰਧਕਾਰੇ ਨਮੋ ਤੇਜ ਤੇਜੇ'। ਇਸੇ ਤਰ੍ਹਾਂ ਉਹ ਇਕ ਪਾਸੇ ਸੰਘਾਰਕ ਹੈ 
ਤਾਂ ਦੂਜੇ ਪਾਸੇ ਪ੍ਰਤਿਪਾਲਕ, ਜੇ ਇਕ ਪਾਸੇ ਸੁਕਾਉਣ ਵਾਲਾ ਹੈ ਤਾਂ ਦੂਜੇ ਪਾਸੇ ਭਰਨ 
ਵਾਲਾ, ਜੇ ਇਕ ਪਾਸੇ ਉਹ ਕਾਲ ਰੂਪ ਹੈ ਤਾਂ ਦੂਜੇ ਪਾਸੇ ਪਾਲਣਹਾਰਾ ਹੈ--“ਕਿ 
ਸਰਬਤੁ ਕਾਲੈ। ਕਿ ਸਰਬਤ੍ਰ ਪਾਲੈ”। 

ਵਿਸ਼ੇਸ਼ ਸ਼ੈਲੀ ਦਾ ਦੂਜਾ ਰੂਪ ਨਕਾਰਾਤਮਕ ਸ਼ਬਦਾਂ ਦੀ ਵਰਤੋਂ ਵਿਚ ਵੇਖਿਆ 
ਜਾ ਸਕਦਾ ਹੈ। ਇਸ ਸ਼ੈਲੀ ਪੁਰਯੋਗ ਰਾਹੀਂ ਪਰਮਾਤਮਾ ਵਿਚ ਕਿਸੇ ਗੁਣ ਦੀ ਕਲਪਨਾ 
ਨ ਕਰ ਕੇ ਉਸ ਨੂੰ ਗੁਣਾਂ ਜਾਂ ਵਿਸ਼ੇਸ਼ਣਾਂ ਦੀ ਪ੍ਰਭਾਵ ਸੀਮਾ ਤੋਂ ਪਰੇ ਦਸਿਆ ਗਿਆ 


ਹੈ-“ਨ ਰਾਗੇ। ਨ ਰੌਗੇ। ਨ ਰੂਪੇ। ਨ ਰੇਖੇ।” ਇਸ ਰਚਨਾ ਦੇ ਮੁੱਢਲੇ ਛਪੈ ਛੰਦ ਵਿਚ 
ਵੀ ਇਹ ਸ਼ੈਲੀ ਵਰਤੀ ਗਈ ਹੈ। ਇਸ ਸ਼ੈਲੀ ਨਾਲ ਮੇਲ ਖਾਂਦੀ ਇਕ ਹੋਰ ਸ਼ੈਲੀ ਹੈ 
ਨਿਸ਼ੇਧਾਤਮਕ। ਇਸ ਪ੍ਰਸੰਗ ਵੇਲੇ ਗੁਰੂ ਜੀ ਨੇ ਪਰਮਾਤਮਾ ਦੇ ਨਾਂਵਾਂ ਜਾਂ ਵਿਸ਼ੇਸ਼ਣਾਂ 
ਨਾਲ 'ਅ` ਉਪਸਰਗ ਦੀ ਵਰਤੋ' ਕੀਤੀ ਹੈ। ('ਅਰੂਪ ਹੈਂ। ਅਨੂਪ ਹੈਂ। ਅਜੂ ਹੈਂ। 
ਅਭੂ ਹੈਂ।”) ਇਹ ਸ਼ੈਲੀ ਚਾਚਰੀ ਛੰਦ ਰਾਹੀਂ ਵਿਸ਼ੇਸ਼ ਉਘੜੀ ਹੈ। 
ਉਪਰੋਕਤ ਵਰਣਨ-ਸ਼ੈਲੀਆਂ ਤੋਂ ਇਲਾਵਾ ਗੁਰੂ-ਕਵੀ ਨੇ “ਨਮਸਤੋ” ਜਾਂ “ਨਮੋ 
ਵਰਗੇ ਨਮਸਕਾਰਾਤਮਕ ਸ਼ਬਦਾਂ ਦੀ ਵਰਤੋਂ ਕਰ ਕੇ ਇਕ ਵਿਸ਼ੇਸ਼ ਕਥਨ-ਢੰਗ ਰਾਹੀ 
ਸੰਗੀਤਾਤਮਕਤਾ ਪੈਦਾ ਕੀਤੀ ਹੈ। ਇਸ ਨਾਲ ਜਿਗਿਆਸੂ ਦੇ ਮਨ ਵਿਚ ਇਕ ਪ੍ਰਕਾਰ 
ਦੀ ਕਰਮਸ਼ੀਲਤਾ ਜਾਂ ਉਦਮ ਕਰਨ ਦੀ ਬਿਰਤੀ ਦਾ ਵਿਕਾਸ ਹੁੰਦਾ ਹੈ ਅਤੇ ਉਹ 
ਹਰਿ-ਭਗਤੀ ਦੇ ਮਾਰਗ ਉਤੇ ਅਗੇ ਵਧਦਾ ਹੈ। ਕੁਝ ਇਕ ਛੰਦਾਂ ਵਿਚ ਗੁਰੂ ਜੀ ਨੇ 
ਹਰ ਇਕ ਤੁਕ ਦੇ ਸ਼ੁਰੂ ਵਿਚ “ਕਿ” ਅਵ੍ਯਯ ਦੀ ਵਰਤੋਂ ਕਰ ਕੇ ਪਰਮਾਤਮਾ ਦੇ 
ਸਰੂਪ-ਚਿਤੂਣ ਵਿਚ ਨਵਾਂ ਪ੍ਰਯੋਗ ਕੀਤਾ ਹੈ। ਇਸ “ਕਿ” ਪਦ ਦਾ ਅਰਥ ਕੁਝ 
ਟੀਕਾਕਾਰਾਂ ਨੇ 'ਜੋ” ਅਤੇ ਕੁਝ ਨੇ “ਜਾਂ” ਕੀਤਾ ਹੈ। ਪਹਿਲਾ ਅਰਥ ਸਰਵਨਾਮ ਸੂਚਕ 
ਹੈ ਅਤੇ ਦੂਜਾ ਅਵ੍ਯਯ ਬੋਧਕ। ਇਸ ਕਿਸਮ ਦਾ ਪ੍ਰਯੋਗ ਭਗਵਤੀ ਛੰਦ ਰਾਹੀਂ 
ਹੋਇਆ ਹੈ-“ਕਿ ਸਾਹਿਬ ਦਿਮਾਗ ਹੈਂ। ਕਿ ਹੁਸਨਲ ਚਰਾਗ ਹੈਂ। ਕਿ ਕਾਮਲ ਕਰੀਮ 
ਹੈਂ। ਕਿ ਰਾਜਕ ਰਹੀਮ ਹੈਂ।” 
ਪਰਮਾਤਮਾ ਦੇ ਸਰੂਪ-ਵਰਣਨ ਵਿਚ ਇਕ ਵਿਸ਼ੇਸ਼ਤਾ ਇਹ ਵੀ ਵੇਖੀ ਗਈ ਹੈ 
ਕਿ ਗੁਰੂ-ਕਵੀ ਨੇ ਪਹਿਲਾਂ ਕਿਸੇ ਪ੍ਰਤਿਸ਼ਠਿਤ ਸੌਤਾ ਜਾਂ ਸ਼ਕਤੀ ਦਾ ਉਲੇਖ ਕਰ ਕੇ 
ਫਿਰ ਪਰਮਾਤਮਾ ਨੂੰ ਉਸ ਤੋਂ ਉਪਰ ਜਾਂ ਸ੍ਰੇਸ਼ਨ ਦਸਿਆ ਹੈ। ਇਸ ਨਾਲ 
ਤੁਲਨਾਤਮਕ ਵਿਧੀ ਰਾਹੀਂ ਪਰਮਾਤਮਾ ਦੀ ਮਹਾਨਤਾ ਅਤੇ ਸਮਰਥਤਾ ਉਤੇ ਪ੍ਰਕਾਸ਼ 
ਪੈਂਦਾ ਹੈ, ਜਿਵੇਂ: 
ਨਨ ਲੰਨ ਲੰਗੇਸ਼ਨੰ ਪਰਮ /ਨੈਧੋ/ 
ਨਨ ਰਾਜ ਰਾਨੇਨਰੰ ਘਰਨ' /ਨੂਰੈਧ/ ੫੧? 
ਨ#ੰ ਸ਼ਾਹ ਸ਼ਾਹੰ ਨਨ ਭੂਪ ਭੂਪ ੪੪ 
ਨਨ ਚੰਦੂ ਚੰਦ ਨ# ਭਾਨ ਭਾਨ? 8੭/ 
ਪਰਮਾਤਮਾ ਦੇ ਗੁਣਾਂ ਦੇ ਵਰਣਨ ਵਿਚ ਸਤੋਤੂ ਤੋਂ ਪੈਦਾ ਹੋਣ ਵਾਲੀ ਨੀਰਸਤਾ 
ਨੂੰ ਖਤਮ ਕਰਨ ਲਈ ਅਤੇ ਰੋਚਕਤਾ ਦਾ ਸੰਚਾਰ ਕਰਨ ਲਈ ਗੁਰੂ ਜੀ ਨੇ ਜਲਦੀ 
ਜਲਦੀ ਛੰਦ ਬਦਲੇ ਹਨ। ਇਤਨਾ ਹੀ ਨਹੀਂ, ਨਿੱਕੇ ਨਿੱਕੇ ਅਤੇ ਇਕਹਿਰੇ ਛੰਦਾਂ ਦੀ 


ਵਰਤੋ' ਨਾਲ ਉਪਾਸਕ ਦੇ ਮਨ ਵਿਚ ਹਰਿ-ਭਗਤੀ ਲਈ ਤੀਬਰ ਇੱਛਾ ਪੈਦਾ ਕੀਤੀ 
ਹੈ। 

ਇਸ ਰਚਨਾ ਦੀ ਕੁਲ ਛੰਦ-ਗਿਣਤੀ ੧੯੯ ਹੈ। ਪਰ ਕੁਝ ਵਿਦਵਾਨਾਂ ਨੇ ਇਸ 
ਨੂੰ ੨00 ਛੰਦਾਂ ਦੀ ਰਚਨਾ ਮੰਨਿਆ ਹੈ ਕਿਉਂਕਿ ਉਨ੍ਹਾਂ ਅਨੁਸਾਰ ਅੰਕ ੧੮੫ ਵਾਲਾ 
ਭੁਜੰਗ ਪੁਯਾਤ ਛੰਦ ਅਸਲੋਂ ਦੋ ਅਰਧ ਭੁਜੰਗ ਪੁਯਾਤ ਛੰਦ ਹਨ। ਪਰ ਸਾਰੀਆਂ 
ਪੁਰਾਣੀਆਂ ਬੀੜਾਂ ਵਿਚ ਇਸ ਰਚਨਾ ਦੀ ਛੰਦ-ਗਿਣਤੀ ੧੯੯ ਸਹੀ ਹੈ। ਇਸ ਵਿਚ 
ਕੁਲ ੧0 ਕਿਸਮਾਂ ਦੇ ਛੰਦ ਵਰਤੇ ਗਏ ਹਨ। ਇਨ੍ਹਾਂ ਛੰਦਾਂ ਦਾ ੨੨ ਵਾਰ 
ਪਰਿਵਰਤਨ ਹੋਇਆ ਹੈ। ਇਸ ਵਿਚਲੇ ਛੰਦਾਂ ਦਾ ਸਰੂਪ ਅਧਿਕਤਰ ਛੋਟਾ ਅਤੇ 
ਤੀਬਰ ਗਤੀ ਵਾਲਾ ਹੈ। ਪੁਰਾਤਨ ਕਾਲ ਵਿਚ ਸਿੱਖ ਯੁੱਧ-ਵੀਰ ਇਨ੍ਹਾਂ ਛੰਦਾਂ ਦੀ ਚਾਲ 
ਤੇ ਗੱਤਕੇ ਦੇ ਪੈਂਤੜੇ ਨਿਸਚਿਤ ਕਰਨ ਦੀ ਰੀਤ ਨੂੰ ਅਪਣਾਉਂਦੇ ਸਨ। ਇਸ ਤਰ੍ਹਾਂ 
ਇਸ ਰਚਨਾ ਦੇ ਛੰਦਾਂ ਦੀ ਯੋਜਨਾ ਸ਼ਸਤੂ-ਅਭਿਆਸ ਅਤੇ ਯੁੱਧ-ਸੰਘਰਸ਼ ਦੀ ਭੂਮਿਕਾ 
ਨਿਭਾਉਂਦੀ ਹੈ। 

ਇਸ ਰਚਨਾ ਵਿਚ ਗੁਰੂ ਜੀ ਨੇ ਅਨੇਕ ਭਾਸ਼ੀ ਸ਼ਬਦਾਂ ਦੀ ਵਰਤੋਂ ਕਰ ਕੇ ਇਕ 
ਪਾਸੇ ਇਸ ਦੀ ਭਾਸ਼ਾ ਦਾ ਸੰਬੰਧ ਸੰਸਕ੍ਰਿਤ ਅਤੇ ਹੋਰ ਭਾਰਤੀ ਭਾਸ਼ਾਵਾਂ ਨਾਲ ਜੋੜਿਆ 
ਕੇ ਸ਼ਬਦਾਵਲੀ ਵਰਤੀ ਗਈ ਹੈ। ਇਹ ਸ਼ਬਦ ਆਪਣੀਆਂ ਭਾਸ਼ਾਵਾਂ ਨਾਲ ਸੈਬੈਧਿਤ 
ਧਰਮਾਂ ਵਿਚਲੇ ਬ੍ੂਹਮ ਚਿੰਤਨ ਦੇ ਭਾਸ਼ਾਈ ਪੁਰਯੋਗਾਂ ਨੂੰ ਨਾਲ ਲੈ ਕੇ ਆਏ ਹਨ। ਇਸ 
ਪਰਮਾਤਮਾ ਦੇ ਗੁਣ-ਵਾਚਕ ਸ਼ਬਦਾਂ ਨੂੰ ਇਕ ਥਾਂ ਇਕੱਠਾ ਕਰ ਦਿੱਤਾ ਗਿਆ ਹੈ। 
ਇਸ ਸ਼ਬਦ-ਸੈਯੋਗ ਨਾਲ ਇਹ ਰਚਨਾ ਸਾਰੇ ਧਰਮਾਂ ਦੀ ਪ੍ਰਤਿਨਿਧਤਾ ਕਰਦੀ ਹੋਈ 
ਸਰਬ-ਧਰਮ-ਗ੍ਰਾਹੀ ਬਣ ਗਈ ਹੈ। ਅਜਿਹੇ ਸ਼ਬਦ-ਸੁਮੇਲ ਨਾਲ ਭਾਵਾਤਮਕ ਏਕਤਾ 
ਨੂੰ ਸਰਲਤਾ ਪੂਰਵਕ ਕਾਇਮ ਰਖਿਆ ਜਾ ਸਕਿਆ ਹੈ। ਇਹੀ ਕਾਰਨ ਹੈ ਕਿ ਹਰ 
ਧਰਮ ਵਾਲੇ ਇਸ ਰਚਨਾ ਵਿਚ ਆਪਣੇ ਧਰਮ ਬਾਰੇ ਗੌਲ ਕਹੀ ਹੋਣ ਦਾ ਇਹਸਾਸ 
ਕਰਦੇ ਹਨ। 

ਕੁਲ ਮਿਲਾ ਕੇ ਜਾਪੁ” ਭਗਤੀ ਕਾਵਿ ਦੀ ਇਕ ਉਤਮ ਰਚਨਾ ਹੈ ਜੋ ਨ ਕੇਵਲ 
ਆਪਣੇ ਰਚਨਾ-ਮਨੋਰਥ ਵਿਚ ਸਫਲ ਹੈ, ਸਗੋਂ ਪਰਮਾਤਮਾ ਦੇ ਸਰੂਪ ਦੀਆਂ ਸੀਮਾਵਾਂ 
ਦਾ ਵਿਸਤਾਰ ਕਰਦੀ ਹੋਈ ਸਰਬ-ਸਾਂਝੇ ਇਸ਼ਟ ਨੂੰ ਪੇਸ਼ ਕਰਦੀ ਹੈ। ਇਸ ਵਿਚ 


ਅਤੇ ਕਠੋਰ, ਸੁੰਦਰ ਅਤੇ ਭਿਆਨਕ, ਸ਼ਾਂਤ ਅਤੇ ਕਰੂਰ ਸਾਰੇ ਗੁਣਾਂ ਦੇ ਸੁਆਮੀ 
ਹਨ। ਅਜਿਹਾ ਚਿਤੁਣ ਯੁਗ ਦੀਆਂ ਪਰਿਸਥਿਤੀਆਂ ਕਰ ਕੇ ਹੋਇਆ ਹੈ। ਇਸ ਵਿਚ 
ਭਗਤੀ ਅਤੇ ਸ਼ਕਤੀ ਦੋਹਾਂ ਤਰ੍ਹਾਂ ਦੀਆਂ ਬਿਰਤੀਆਂ ਦਾ ਸੁੰਦਰ ਸੁਮੇਲ ਹੈ। 


੨. ਅਕਾਲ ਉਸਤਤਿ 
“ਦਸਮ-ਗ੍ਰੰਥ` ਵਿਚ ਸੰਕਲਿਤ ਇਹ ਦੂਜੀ ਭਗਤੀ ਪ੍ਰਧਾਨ ਰਚਨਾ ਹੈ। ਇਸ ਦੇ 
ਸ਼ੁਰੂ ਵਿਚ “ਅਕਾਲ ਉਸਤਤਿ” ਆਦਿ ਕਿਸੇ ਪ੍ਰਕਾਰ ਦਾ ਕੋਈ ਨਾਂ ਨਹੀਂ ਦਿੱਤਾ 
ਹੋਇਆ। ਪੁਰਾਤਨ ਬੀੜਾਂ ਵਿਚ ਕਿਤੇ ਕਿਤੇ ਅਖੀਰ ਤੇ “ਉਸਤਤ ਸੈਪੂਰਨੰ” ਸ਼ਬਦ 
ਵੀ ਲਿਖੇ ਹਨ। ਸੰਭਵ ਹੈ ਇਸ ਦੇ ਵਰਣਿਤ ਵਿਸ਼ੇ ਨੂੰ ਧਿਆਨ ਵਿਚ ਰਖ ਕੇ ਕਿਸੇ 
ਲਿਖਾਰੀ ਜਾਂ ਸੰਗ੍ੂਹਿ-ਕਰਤਾ ਨੇ ਇਸ ਨੂੰ ਵਰਤਮਾਨ ਨਾਂ ਦੇ ਦਿੱਤਾ ਹੋਵੇ। 
ਇਸ ਦੇ ਆਰੰਭ ਵਿਚ “ਉਤਾਰ ਖਾਸੇ ਦਸਖਤ ਕਾ। ਪਾਤਿਸਾਹੀ ੧0” ਉਕਤੀ 
ਲਿਖੀ ਮਿਲਦੀ ਹੈ। ਉਸ ਤੋਂ ਬਾਦ ਹੇਠ ਲਿਖਿਆ ਛੰਦ (ਉਦਗਾਰ) ਅੰਕਿਤ ਹੋਇਆ 
ਹੈ 
੭#ਕਾਲ ੪ਰਲ' ਕੰ ਰਛਾ ਹਨਨੰ/ 
#ਰਕ' ਲੱਹ ਕਾ ਗੱਛਆ ਹਮਨੰ/ 
#ਰਕ' ਕਾਲ ਨੰ ਦੀ ਗੱਛਆ ਹਨਨੰ/ 
#ਰਕ' ਲਹ ਜੀ ਟੀ ਸ਼ਟਾ ਗੱਛਆ ਹਮਨੰ/ 
ਇਸ ਤੋਂ ਅਗੇ “ਆਗੇ ਲਿਖਾਰੀ ਕੇ ਦਸਖਤ” ਉਕਤੀ ਲਿਖੀ ਹੈ। ਇਸ ਤੋਂ 
ਸਪਸ਼ਟ ਹੈ ਕਿ ਇਸ ਬਾਣੀ ਨੂੰ ਜਦੋਂ “ਦਸਮ-ਗ੍ਰੰਥ` ਦੇ ਵਰਤਮਾਨ ਰੂਪ ਵਿਚ ਦਰਜ 
ਕੀਤਾ ਗਿਆ ਤਾਂ ਇਸ ਦਾ ਉਤਾਰਾ ਕਿਸੇ ਅਜਿਹੀ ਪੋਥੀ ਤੋਂ ਕੀਤਾ ਗਿਆ ਜਿਸ ਦੇ 
ਸ਼ੁਰੂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਨਾਲ ਲਿਖਿਆ ਉਪਰੋਕਤ ਛੰਦ 
ਹੋਵੇਗਾ ਅਤੇ ਉਸ ਤੋਂ ਬਾਦ ਦਾ ਸਾਰਾ ਪਾਠ ਕਿਸੇ ਲਿਖਾਰੀ ਦਾ ਲਿਖਿਆ ਹੋਵੇਗਾ। 
ਇਸ ਦਾ ਮੂਲ ਪਾਠ 'ਤ੍ਰਪ੍ਰਸਾਦਿ' ਉਕਤੀ ਸਹਿਤ ਚਉਪਈ ਛੰਦ ਦੀ ਵਰਤੋਂ 
ਨਾਲ ਸ਼ੁਰੂ ਹੁੰਦਾ ਹੈ। ਪਹਿਲੇ ਦਸ ਚਉਪਈ ਛੰਦਾਂ ਵਿਚ ਗੁਰੂ ਜੀ ਦੀ ਬ੍ਰਹਮ ਸੰਬੰਧੀ 
ਧਾਰਨਾ ਸਪਸ਼ਟ ਹੁੰਦੀ ਹੈ। ਸਭ ਤੋਂ ਪਹਿਲਾਂ “ਇਕ ਓਅੰਕਾਰ” ਨੂੰ ਪ੍ਰਨਾਮ ਕੀਤਾ 
ਗਿਆ ਹੈ। “ਓਅੰਕਾਰ” ਸ਼ਬਦ ਗੁਰਬਾਣੀ ਵਿਚ ਬੁਹਮ ਦੇ ਵਾਚਕ ਵਜੋਂ ਵਰਤਿਆ 
ਗਿਆ ਹੈ। “ਓਅੰਕਾਰ” ਨਾਂ ਦੀ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ 
ਰਾਹੀਂ ਹੀ ਸਿਰਿਸ਼ਟੀ ਦੀ ਉਤਪਤੀ ਮੰਨੀ ਹੈ। ਮੂਲ ਮੰਤਰ ਵਿਚ ਇਸ ਨੂੰ ਪ੍ਰਥਮ ਸਥਾਨ 


ਦਿੱਤਾ ਗਿਆ ਹੈ। ਜਾਪੁ” ਵਿਚ ਵੀ ਇਸ ਨੂੰ ਪਰਮਾਤਮਾ ਦੇ ਨਾਂਵਾਂ ਦੀ ਸੂਚੀ ਵਿਚ 
ਗਿਣਿਆ ਗਿਆ ਹੈ। ਇਸ ਤੋਂ ਇਲਾਵਾ ਪਰਮਾਤਮਾ ਨੂੰ ਸਰਬ-ਵਿਆਪਕ, ਸਭ 
ਵਿਚ ਸਮਾਏ ਹੋਏ ਅਤੇ ਘਟ ਘਟ ਵਾਸੀ ਵੀ ਦਸਿਆ ਗਿਆ ਹੈ। 

ਦਸ ਚਉਪਈਆਂ ਤੋਂ ਬਾਦ ੧) ਕਬਿੱਤ ਹਨ। ਇਨ੍ਹਾਂ ਵਿਚ ਗੁਰੂ ਜੀ ਨੇ 
ਪਰਮਾਤਮਾ ਦੀ ਸਰਬ-ਵਿਆਪਕਤਾ, ਅਨੇਕ-ਰੂਪਤਾ ਅਤੇ ਫਿਰ ਇਕ-ਰੂਪਤਾ ਆਦਿ 
ਗੁਣਾਂ ਦਾ ਪਰਿਚਯ ਦਿੱਤਾ ਹੈ। ਇਸ ਸੰਸਾਰ ਵਿਚ ਅਨੇਕ ਤਰ੍ਹਾਂ ਨਾਲ ਪਰਮਾਤਮਾ ਨੂੰ 
ਯਾਦ ਕੀਤਾ ਜਾਂਦਾ ਹੈ, ਪਰ ਮੂਲ ਭਾਵਨਾ ਅਨੇਕਤਾ ਵਿਚ ਏਕਤਾ ਲੱਭਣ ਦੀ ਰਹੀ 
ਹੈ। 

ਇਸ ਤੋਂ ਅਗੇ ੧0 ਸਵੈਯੇ ਹਨ। ਇਹ ਸਵੈਯੇ ਅੰਮ੍ਰਿਤ ਸੰਚਾਰ” ਦੀਆਂ ਪੰਜ 
ਬਾਣੀਆਂ ਵਿਚ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦੀ ਰਚਨਾ 
'ਅੰਮ੍ਤ-ਸੰਚਾਰ” ਦੀ ਘਟਨਾ ਤੋਂ ਪਹਿਲਾਂ ਹੋ ਗਈ ਪ੍ਰਤੀਤ ਹੁੰਦੀ ਹੈ। ਇਨ੍ਹਾਂ ਵਿਚ 
ਸੰਸਾਰਿਕ ਸੁਖਾਂ-ਭੋਗਾਂ ਆਦਿ ਦਾ ਵਰਣਨ ਕਰਕੇ ਪ੍ਰੇਮ-ਪੂਰਵਕ ਪਰਮਾਤਮਾ ਦੀ 
ਭਗਤੀ ਕਰਨ ਵਲ ਜਿਗਿਆਸੂ ਨੂੰ ਰੁਚਿਤ ਕੀਤਾ ਗਿਆ ਹੈ। ਨਮੂਨੇ ਵਜੋਂ ੨੯ਵਾਂ 
ਸਵੈਯਾ ਵਿਚਾਰਨਯੋਗ ਹੈ ਜਿਸ ਵਿਚ ਗੁਰੂ ਜੀ ਨੇ ਲਿਖਿਆ ਹੈ ਕਿ ਅੱਖਾਂ ਮੀਚ ਕੇ 
ਬਗਲੇ ਵਾਂਗ ਧਿਆਨ ਲਗਾਉਣ, ਸੱਤਾਂ ਸਮੁੰਦਰਾਂ ਦੇ ਜਲ ਵਿਚ ਇਸ਼ਨਾਨ ਕਰਨ ਨਾਲ 
ਅਤੇ ਵਿਅਰਥ ਦੀਆਂ ਵਿਚਾਰ-ਗੋਸ਼ਟਾਂ ਵਿਚ ਸ਼ਾਮਲ ਹੋਣ ਨਾਲ ਪਰਮਾਤਮਾ ਦੀ 
ਪ੍ਰਾਪਤੀ ਸੰਭਵ ਨਹੀਂ। ਉਸ ਦੀ ਪ੍ਰਾਪਤੀ ਦਾ ਇਕੋ ਇਕ ਮਾਰਗ ਹੈ ਪ੍ਰੇਮ ਜਾਂ ਪ੍ਰੇਮ- 
ਭਗਤੀ ਜੋ ਹਰ ਪ੍ਰਕਾਰ ਦੇ ਪਾਖੰਡਾਂ ਤੋਂ ਉੱਚੀ ਅਤੇ ਸੱਚੀ ਸਾਧਨਾ ਹੈ। 

ਇਸ ਤੋਂ ਅਗੇ ੨0 ਤੋਮਰ ਛੰਦਾਂ ਵਿਚ ਨਿਰਵਿਕਾਰ ਪਰਮਾਤਮਾ ਦਾ ਗੁਣਗਾਨ 
ਹੈ ਅਤੇ ਉਸ ਦੇ ਮੁਕਾਬਲੇ ਤੇ ਸਾਰੇ ਦੇਵੀ ਦੇਵਤੇ, ਅਵਤਾਰ, ਧਰਮ ਗ੍ਰੰਥ, ਤੀਰਥ 
ਇਸ਼ਨਾਨ, ਧਾਰਮਿਕ ਅਨੁਸ਼ਠਾਨ ਵਿਅਰਥ ਹਨ। ਇਕ ਪਰਮਾਤਮਾ ਹੀ ਸਰਬ ਸ੍ਰੇਸ਼ਠ 
ਸ਼ਕਤੀ ਹੈ। ਫਿਰ ੨0 ਲਘੁ ਨਰਾਜ ਛੰਦਾਂ ਰਾਹੀਂ ਪਰਮਾਤਮਾ ਦੀ ਸਰਬ-ਵਿਆਪਕਤਾ 
ਅਤੇ ਸਰਬ-ਸ਼ਕਤੀਮਾਨਤਾ ਨੂੰ ਸਪਸ਼ਟ ਕਰਦਿਆਂ ਉਸ ਦੀ ਉਪਾਸਨਾ ਵਲ 
ਜਿਗਿਆਸੂ ਨੂੰ ਪੋਰਿਆ ਗਿਆ ਹੈ। ਇਸ ਤੋਂ ਬਾਦ ੨0) ਕਬਿੱਤ ਹਨ ਜਿਨ੍ਹਾਂ ਵਿਚ 
ਦੁਨਿਆਵੀ ਪਰਪੰਚ ਵਿਅਰਥ ਦਸੇ ਗਏ ਹਨ ਅਤੇ ਸਾਰੀਆਂ ਸੰਸਾਰਿਕ ਸ਼ਕਤੀਆਂ ਤੋਂ 
ਪਰਮਾਤਮਾ ਨੂੰ ਅਪਰ ਅਪਾਰ ਦਸਿਆ ਗਿਆ ਹੈ। ਗੁਰੂ ਜੀ ਵੈਰੀ-ਮਿਤਰ, 
ਸੂਧਰਮੀ-ਵਿਧਰਮੀ ਦੇ ਲਗਾਓ ਤੋਂ ਉੱਚੇ ਉਠ ਕੇ ਸੱਚੀ ਭਾਵਨਾ ਨਾਲ ਮਾਨਵਤਾ ਦੇ 


ਉਧਾਰਕ ਰੂਪ ਵਿਚ ਪ੍ਰਗਟ ਹੋਏ ਸਨ। ਉਨ੍ਹਾਂ ਲਈ ਮਨੁੱਖ ਮਨੁੱਖ ਵਿਚ ਕੋਈ ਅੰਤਰ 
ਨਹੀਂ, ਭਾਵੇਂ ਉਹ ਇਸ ਦੇਸ਼ ਦਾ ਹੋਵੇ, ਭਾਵੇਂ ਕਿਸੇ ਹੋਰ ਦੇਸ਼ ਦਾ; ਧਾਰਮਿਕ 
ਵਿਸ਼ਵਾਸ ਵੀ ਉਨ੍ਹਾਂ ਲਈ ਕੋਈ ਅੰਤਰ ਉਪਸਥਿਤ ਨਹੀਂ ਕਰ ਸਕਦੇ (੮੫)। 

ਇਸ ਪ੍ਰਕਰਣ ਤੋਂ ਅਗੇ ੩0 ਭੁਜੰਗ ਪ੍ੁਯਾਤ ਛੰਦ ਹਨ ਜਿਨ੍ਹਾਂ ਵਿਚ ਪਰਮਾਤਮਾ 
ਦੇ ਨਿਰਵਿਕਾਰ, ਨਿਸ਼ਕਾਮ ਰੂਪ 'ਤੇ ਪ੍ਰਕਾਸ਼ ਪਾਇਆ ਗਿਆ ਹੈ। ਫਿਰ ੨0 ਪਾਧੜੀ 
ਛੰਦ ਹਨ ਜਿਨ੍ਹਾਂ ਵਿਚ ਅਕਾਲ ਸੌਤਾ ਦੇ ਗੁਣ ਸਪਸ਼ਟ ਕੀਤੇ ਗਏ ਹਨ। ਅਗਲੇ ੨੧) 
ਤੋਟਕ ਛੰਦਾਂ ਵਿਚ ਪਰਮਾਤਮਾ ਦੀ ਸਿਰਿਸ਼ਟੀ ਸਿਰਜਨਾ ਵਲ ਸੈਕੇਤ ਕੀਤਾ ਗਿਆ ਹੈ। 
ਫਿਰ ੨0 ਨਰਾਜ ਅਤੇ ੨60 ਰੂਆਮਲ ਛੰਦਾਂ ਰਾਹੀਂ ਪਰਮਾਤਮਾ ਦੀ ਮਹਾਨਤਾ ਨੂੰ 
ਦਰਸਾਇਆ ਗਿਆ ਹੈ। 

ਇਸ ਤੋਂ ਅਗੇ ੧0 ਦੋਹਰੇ (੨0੧ ਤੋਂ ੨੧0) ਹਨ। ਇਨ੍ਹਾਂ ਵਿਚ 
ਕਿ ਸੈਕੇਤ ਰੂਪ ਵਿਚ ਉਹ ਆਪਣੇ ਮੂਲ ਪ੍ਰਸ਼ਨਾਂ ਵਿਚ ਹੀ ਲੁਪਤ ਹਨ। ਇਸ ਪ੍ਰਸੰਗ 
ਨੂੰ ਬੜੇ ਵਿਸਤਾਰ ਨਾਲ ਸਪਸ਼ਟ ਕਰਦਿਆਂ ਪੰਡਿਤ ਨਰੈਣ ਸਿੰਘ ਨੇ ਆਪਣੇ ਟੀਕੇ 
ਵਿਚ ਲਿਖਿਆ ਹੈ ਇਹ ਦੋਹਰੇ ਪਹੇਲਿਕਾਲੰਕਾਰ ਵਜੋਂ ਲਿਖੇ ਗਏ ਹਨ। ਇਨ੍ਹਾਂ ਵਿਚ 
ਜੋ ਬੁਝਾਰਤਾਂ ਪਾਈਆਂ ਗਈਆਂ ਹਨ, ਉਨ੍ਹਾਂ ਦੇ ਉਤਰਾਂ ਵਲ ਵੀ ਸੈਕੇਤ ਵਿਚੋਂ ਹੀ 
ਮਿਲ ਜਾਂਦਾ ਹੈ। ਪਹੇਲਿਕਾਲੰਕਾਰ ਦੇ ਦੋ ਭੇਦ--ਅਰਥ ਅਤੇ ਵਰਣ-- ਦਸਦੇ 
ਹੋਇਆਂ ਇਨ੍ਹਾਂ ਦੋਹਰਿਆਂ ਨੂੰ ਵਰਣ-ਪਹੇਲਿਕਾ ਦੇ ਅੰਤਰਲਾਪਿਕਾ ਉਪ-ਭੇਦ ਦੇ 
ਅੰਤਰਗਤ ਰਖਿਆ ਗਿਆ ਹੈ। ਪਰ ਕੁਝ ਵਿਦਵਾਨਾਂ ਦੀ ਧਾਰਨਾ ਹੈ ਕਿ ਇਨ੍ਹਾਂ ਵਿਚ 
ਸ਼ੰਕਾਵਾਂ ਉਨਾਈਆਂ ਗਈਆਂ ਹਨ, ਪਰ ਉਨ੍ਹਾਂ ਦਾ ਸਮਾਧਾਨ ਨਹੀਂ ਕੀਤਾ ਗਿਆ। 
ਇਸ ਤਰ੍ਹਾਂ ਇਹ ਦਸ ਦੋਹਰੇ ਅਕਾਲ ਉਸਤਤਿ ਦੇ ਮੂਲ ਵਿਸ਼ੇ ਤੋਂ ਹੱਟਵੇਂ ਹਨ ਜਿਸ 
ਕਰਕੇ ਇਸ ਰਚਨਾ ਵਿਚ ਭਾਵ-ਕ੍ਰਮ ਵਿਵਸਥਾ ਦਾ ਅਭਾਵ ਪ੍ਰਤੀਤ ਹੁੰਦਾ ਹੈ। ਇਨ੍ਹਾਂ 
ਦਾ ਸੰਬੰਧ, ਕੁਝ ਵਿਦਵਾਨਾਂ ਅਨੁਸਾਰ, “ਗਿਆਨ ਪ੍ਰਬੋਧ” ਰਚਨਾ ਨਾਲ ਬੈਠਦਾ ਹੈ। 

ਦੋਹਰਿਆਂ ਤੋ' ਬਾਦ ੨0 ਦੀਰਘ ਤ੍ਰਿਭੰਗੀ ਛੰਦ ਹਨ। ਇਹ ਵੀ ਅਪ੍ਰਸੈਗਿਕ 
ਢੰਗ ਨਾਲ ਦਰਜ ਹੋਏ ਪ੍ਰਤੀਤ ਹੁੰਦੇ ਹਨ। ਕਿਉਂਕਿ ਇਨ੍ਹਾਂ ਦਾ ਵਰਣਿਤ ਵਿਸ਼ਾ ਦੇਵੀ 
ਚੰਡੀ ਦਾ ਗੁਣਗਾਨ ਹੈ ਜਿਸ ਦਾ ਸੰਬੰਧ ਗੁਰੂ ਜੀ ਦੀ ਇਸ਼ਟ-ਭਾਵਨਾ ਨਾਲ ਨਹੀਂ 
ਹੈ। ਇਸ ਸੰਬੰਧ ਵਿਚ ਕੁਝ ਵਿਦਵਾਨਾਂ ਨੇ ਆਪਣੇ ਵਲੋਂ ਸਪਸ਼ਟੀਕਰਣ ਪੇਸ਼ ਕਰਨ 
ਦਾ ਯਤਨ ਕੀਤਾ ਹੈ। ਕੁਝ ਦਾ ਮੌਤ ਹੈ ਕਿ ਇਹ ਚੰਡੀ ਚਰਿਤੁ-੨ ਵਿਚ ਸ਼ਾਮਲ 
ਹੋਣੇ ਸਨ, ਜੋ ਲਿਖਾਰੀ ਦੀ ਭੁਲ ਨਾਲ ਇਥੇ ਪਾ ਦਿੱਤੇ ਗਏ ਹਨ। ਕੁਝ ਵਿਦਵਾਨਾਂ 


ਦੀ ਧਾਰਨਾ ਹੈ ਕਿ ਜਦੋਂ ਗੁਰੂ ਜੀ “ਅਕਾਲ ਉਸਤਤਿ” ਬਾਣੀ ਦੀ ਰਚਨਾ ਕਰ ਰਹੇ 
ਸਨ ਉਦੋਂ ਕਾਸ਼ੀ ਤੋਂ ਪੰਡਿਤ ਕਾਸ਼ੀ ਰਾਮ ਆ ਗਿਆ। ਉਸ ਨੇ ਗੁਰੂ ਸਾਹਿਬ ਦੀ 
ਮਹਾਨਤਾ ਨੂੰ ਪਰਖਣ ਲਈ ਮਨ ਵਿਚ ਵਿਚਾਰ ਕੀਤਾ ਕਿ ਜੇ ਉਹ ਮੈਨੂੰ ਜ਼ਬਾਨੀ 
ਯਾਦ ਦੁਰਗਾ ਸਤੋਤੂ ਦਾ ਭਾਸ਼ਾ ਵਿਚ ਕਾਵਿ-ਅਨੁਵਾਦ ਕਰ ਕੇ ਸੁਣਾਉਣ ਤਾਂ ਉਹ 
ਉਨ੍ਹਾਂ ਦੀ ਮਹਾਨਤਾ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਅੰਤਰਯਾਮੀ ਗੁਰੂ 
ਸਾਹਿਬ ਨੇ ਪੰਡਿਤ ਦੇ ਦਰਬਾਰ ਵਿਚ ਆਉਂਦਿਆਂ ਹੀ ਚੰਡੀ ਸਤੋਤ੍ਰ ਦਾ ਇਨ੍ਹਾਂ ੨ 
ਦੀਰਘ ਤ੍ਰਿਭੰਗੀ ਛੰਦਾਂ ਦੇ ਰੂਪ ਵਿਚ ਅਨੁਵਾਦ ਸੁਣਾਉਣਾ ਸ਼ੁਰੂ ਕਰ ਦਿੱਤਾ। ਪੰਡਿਤ 
ਗੁਰੂ ਸਾਹਿਬ ਦੀ ਪ੍ਰਤਿਭਾ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਦੇ ਲਿਖਾਰੀ 
ਨੇ “ਅਕਾਲ ਉਸਤਤਿ” ਦੇ ਉਸੇ ਰਚਨਾ-ਕੂੁਮ ਵਿਚ ਇਨ੍ਹਾਂ ੨0 ਛੰਦਾਂ ਨੂੰ ਵੀ ਜੋੜ 
ਦਿੱਤਾ। ਇਨ੍ਹਾਂ ਸਪਸ਼ਟੀਕਰਣਾਂ ਦੇ ਬਾਵਜੂਦ ਇਨ੍ਹਾਂ ੨0 ਛੰਦਾਂ ਅਤੇ ਇਨ੍ਹਾਂ ਤੋਂ ਪਹਿਲਾਂ 
੧0 ਦੋਹਰਿਆਂ ਦੀ ਅਪ੍ਰਸੈਗਿਕਤਾ ਦੀ ਸ਼ੰਕਾ ਬਣੀ ਰਹਿੰਦੀ ਹੈ। 

ਇਸ ਪਿਛੋਂ ੧੨ ਪਾਧੜੀ ਛੰਦ ਲਿਖੇ ਹਨ ਜਿਨ੍ਹਾਂ ਵਿਚ ਪਰਮਾਤਮਾ ਸੰਬੰਧੀ ਕੁਝ 
ਬੁਨਿਆਦੀ ਤੱਥ ਅਤੇ ਗਿਆਨ ਆਧਾਰਿਤ ਜਿਗਿਆਸਾ ਪੁਗਟ ਕੀਤੀ ਗਈ ਹੈ। ਇਸ 
ਤੋਂ ਅਗੇ ੧0 ਸਵੈਯੇ ਹਨ ਜਿਨ੍ਹਾਂ ਨੂੰ ਕਈ ਸ਼ਰਧਾਲੂ ਅੰਮ੍ਰਿਤ ਬਾਣੀਆਂ ਜਾਂ ਸਵੇਰ 
ਦੀਆਂ ਬਾਣੀਆਂ ਦੇ ਨਾਲ ਪੜ੍ਹਦੇ ਹਨ। ਇਨ੍ਹਾਂ ਵਿਚ ਪਰਮਾਤਮਾ ਦੇ ਪ੍ਰਤਿਪਾਲਕ ਰੂਪ 
ਨੂੰ ਸਪਸ਼ਟ ਕਰਦੇ ਹੋਇਆਂ ਉਸ ਦੇ ਵਰਣਨ ਤੋਂ ਬਾਹਰ ਅਨਿਰਵਚਨੀ ਰੂਪ ਉਤੇ 
ਪਰਕਾਸ਼ ਪਾਇਆ ਗਿਆ ਹੈ (੨੫੧)। 

ਇਸ ਪ੍ਰਕਰਣ ਤੋਂ ਅਗੇ ੧੪ ਕਬਿੱਤ ਹਨ ਜਿਨ੍ਹਾਂ ਵਿਚ ਗੁਰੂ ਜੀ ਨੇ ਅਨੇਕ 
ਜਾਤਾਂ, ਧਰਮਾਂ, ਸੰਪੂੂਦਾਵਾਂ ਦਾ ਉਲੇਖ ਕਰ ਕੇ ਅਤੇ ਅਨੇਕ ਪ੍ਰਕਾਰ ਦੇ ਸੰਸਕ੍ਰਿਤਿਕ, 
ਭੂਗੋਲਿਕ ਅਤੇ ਭਾਸ਼ਾਈ ਪਰਿਵੇਸ਼ਾਂ ਦਾ ਵਰਣਨ ਕਰ ਕੇ ਉਨ੍ਹਾਂ ਵਖਰੇਵਿਆਂ ਪਿਛੇ ਵੀ 
ਇਕ ਮਹਾਨ ਸੱਤਾ ਦੀ ਸ਼ਕਤੀ ਦਾ ਹੱਥ ਦਸਿਆ ਹੈ ਅਤੇ ਅਨੇਕਤਾ ਤੋਂ ਏਕਤਾ ਵਲ 
ਭਾਵ-ਸੰਚਾਰ ਕੀਤਾ ਹੈ। ਇਸ ਤੋਂ ਅਗੇ ਪੰਜ ਪੂਰੇ ਅਤੇ ਇਕ ਅੱਧਾ ਪਾਧੜੀ ਛੰਦ 
ਹਨ। ਆਖੀਰ ਵਾਲਾ ਛੰਦ ਅੱਧਾ ਕਿਉਂ ਹੈ? ਇਸ ਬਾਰੇ ਕੁਝ ਵਿਦਵਾਨ ਇਹ ਮੰਨਦੇ 
ਹਨ ਕਿ ਜਦੋਂ ਗੁਰੂ ਜੀ ਇਸ ਛੰਦ ਦੀ ਰਚਨਾ ਕਰਨ ਲਗੇ ਤਾਂ ਕਿਸੇ ਸ਼ੁਭ ਸਮਾਚਾਰ 
ਦੇ ਪੁਜਣ ਕਰਕੇ ਔਧ ਵਿਚ ਹੀ ਛਡ ਕੇ ਉਠ ਗਏ ਜਿਸ ਕਰ ਕੇ ਇਹ ਛੰਦ 
ਅਪੂਰਨ ਹੀ ਰਿਹਾ। ਕੁਝ ਵਿਦਵਾਨ ਇਸ ਮੌਤ ਦੇ ਹਨ ਕਿ ਇਸ ਰਚਨਾ ਦੇ ੨੬੬ਵੇ 
ਛੰਦ ਦੇ ਅੰਤਿਮ ਚਰਣ--'ਪੂਰਨ ਪ੍ਰਤਾਪੀ ਜੰਤੂ ਮੌਤ ਤੇ ਅਤਾਪੀ ਨਾਥ ਕੀਰਤਿ 
ਤਿਹਾਰੀ ਕੋ ਨ ਪਾਰ ਪਾਈਅਤੁ ਹੈ”--ਦੇ ਅਧਾਰ ਤੇ ਗੁਰੂ ਜੀ ਨੇ ਸਥਾਪਨਾ ਕੀਤੀ ਹੈ 


ਕਿ ਪਰਮਾਤਮਾ ਦੀ ਜਿਤਨੀ ਵੀ ਉਸਤਤਿ ਕੀਤੀ ਜਾਏ ਉਹ ਅਪੂਰਨ ਹੈ; ਅਰਥਾਤ 
ਪਰਮਾਤਮਾ ਦੀ ਉਸਤਤਿ ਅਸੀਮ ਹੈ, ਉਸ ਦਾ ਕੋਈ ਅੰਤ ਨਹੀਂ ਹੈ। ਇਸ ਲਈ 
ਇਸ ਰਚਨਾ ਦਾ ਅੰਤ ਅਪੂਰਨ ਹੀ ਰਖਿਆ ਗਿਆ ਹੈ। ਪਰ ਇਨ੍ਹਾਂ ਦੋਹਾਂ ਦਲੀਲਾਂ 
ਵਿਚ ਵਜ਼ਨ ਘਟ ਹੈ। ਮੇਰੀ ਜਾਚੇ ਜਿਸ ਪੋਥੀ ਤੋਂ ਅਕਾਲ ਉਸਤਤਿ” ਦੇ ਪਾਠ ਦਾ 
ਉਤਾਰਾ ਕੀਤਾ ਗਿਆ ਸੀ, ਉਸ ਪੋਥੀ ਦੇ ਅੰਤਿਮ ਪੰਨੇ ਮੁਕੰਮਲ ਨਹੀਂ ਸਨ, ਜੋ ਜਾਂ 
ਫਟ ਗਏ ਸਨ ਜਾਂ ਗੁੰਮ ਹੋਂ ਗਏ ਸਨ। ਇਸ ਲਈ ਜਿਥੇ ਅੰਤਿਮ ਪੰਨੇ ਦਾ ਪਾਠ 
ਮੁਕਿਆ ਉਥੇ ਹੀ ਲਿਖਾਰੀ ਨੇ ਪਾਠ ਲਿਖਣਾ ਮੁਕਾ ਦਿੱਤਾ। 

ਸਮੁੱਚੇ ਤੌਰ ਤੇ ਇਸ ਰਚਨਾ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਨਿਰਾਕਾਰ, 
ਨਿਰ-ਵਿਕਾਰ, ਨਿਰਗੁਣ, ਸਰਬ-ਵਿਆਪਕ, ਘਟ-ਘਟ ਵਾਸੀ ਰੂਪ ਦਾ ਵਰਣਨ 
ਕੀਤਾ ਹੈ। ਉਸ ਲਈ ਰਾਜਾ-ਰੰਕ, ਹਾਥੀ-ਕੀੜਾ ਸਭ ਸਮਾਨ ਹਨ। ਉਸ ਦਾ ਆਪਣਾ 
ਪਰਾਇਆ ਕੋਈ ਨਹੀਂ। ਉਸ ਦੀ ਜੋਤਿ ਹਰ ਪਾਸੇ ਪਸਰੀ ਹੋਈ ਹੈ। ਉਹ ਸਭ ਵਿਚ 
ਰੌਮਿਆ ਹੋਇਆ, ਸਭ ਤੋਂ ਪਰੇ ਵੀ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ, 
ਸਥਾਪਿਤ ਕਰਨ ਅਤੇ ਸੰਘਾਰਨ ਦੀ ਸ਼ਕਤੀ ਰਖਦਾ ਹੈ। ਉਸ ਨੂੰ ਪ੍ਰਾਪਤ ਕਰਨ ਦਾ 
ਸਾਧਨ ਕੇਵਲ ਪ੍ਰੇਮ ਜਾਂ ਪੇਮ-ਭਗਤੀ ਹੈ, ਬਾਕੀ ਦੇ ਸਾਰੇ ਸਾਧਨ ਵਿਅਰਥ ਹਨ, 
ਪਾਖੰਡ ਹਨ, ਤ੍ੈ੍‌ਗੁਣਮਈ ਹਨ, ਵਾਸਨਾਵਾਂ ਦੇ ਸਰੋਤ ਹਨ। ਸੰਸਾਰਿਕ ਪਰਪੰਚ ਛਿਣ- 
ਭੰਗਰ ਹੈ, ਉਸ ਵਿਚ ਖਚਿਤ ਹੋਣਾ ਅਨੁਚਿਤ ਹੈ। ਇਨ੍ਹਾਂ ਸਾਰਿਆਂ ਕਰਮ-ਕਾਂਡਾਂ 
ਅਤੇ ਸਾਧਨਾ-ਵਿਧੀਆਂ ਨੂੰ ਛਡ ਕੇ ਅਨੁਭਵ ਤੋ' ਪੈਦਾ ਹੋਏ ਗਿਆਨ ਦੀ ਔਖ ਨਾਲ 
ਪਰਮਾਤਮਾ ਦੀ ਵਾਸਤਵਿਕਤਾ ਨੂੰ ਜਾਣਨਾ ਹੀ ਸੱਚੀ ਸਾਧਨਾ ਹੈ। 

ਇਸ ਰਚਨਾ ਵਿਚ ਕੁਲ ੨੭੧-੧੨ ਛੰਦ ਹਨ ਜਿਨ੍ਹਾਂ ਲਈ ੧੨ ਕਿਸਮਾਂ ਦੇ 
ਛੰਦਾਂ ਦੀ ਵਰਤੋਂ ਹੋਈ ਹੈ। ਇਨ੍ਹਾਂ ਵਿਚੋਂ ਕਬਿੱਤ ਅਤੇ ਪਾਧੜੀ ਦੀ ਪ੍ਰਧਾਨਤਾ ਹੈ। 
ਇਸ ਵਿਚ ੧੭ ਵਾਰ ਛੰਦ-ਪਰਿਵਰਤਨ ਹੋਇਆ ਹੈ। ਇਸ ਵਿਚਲੇ ਛੰਦ ਦੀਰਘ 
ਆਕਾਰ ਵਾਲੇ ਹਨ ਕਿਉਂਕਿ ਗੁਰੂ-ਕਵੀ ਨੇ ਪਰਮਾਤਮਾ ਦੀ ਮਹਾਨਤਾ ਨੂੰ ਦਲੀਲ 
ਅਤੇ ਉਕਤੀ ਜੁਗਤੀ ਨਾਲ ਸਮਝਾ ਕੇ ਜਿਗਿਆਸੂ ਨੂੰ ਵਾਸਤਵਿਕਤਾ ਦਾ ਬੋਧ 
ਕਰਾਇਆ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਰਚਨਾ ਛੰਦਾਂ ਅਨੁਸਾਰ ਵੱਖ ਵੱਖ 
ਇਕਾਈਆਂ ਵਿਚ ਕੀਤੀ ਗਈ ਸੀ ਅਤੇ ਬਾਦ ਵਿਚ ਉਨ੍ਹਾਂ ਛੰਦਾਂ ਨੂੰ ਇਕ ਸਿਰਲੇਖ 
ਅਧੀਨ ਇਕੱਠਾ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਇਸ ਰਚਨਾ ਵਿਚ 
ਦਰਸਾਏ ਦੂਹਰੇ ਗਿਣਤੀ-ਅੰਕਾਂ ਦੇ ਵੇਰਵਿਆਂ ਤੋਂ ਹੋ ਜਾਂਦੀ ਹੈ। ਜੇ ਇਹ ਇਕ 
ਇਕਾਈ ਵਿਚ ਲਿਖੀ ਰਚਨਾ ਹੁੰਦੀ ਤਾਂ ਦੂਹਰੇ ਅੰਕ ਦੇਣ ਦੀ ਲੋੜ ਹੀ ਨਹੀਂ ਸੀ। 


ਇਹ ਰਚਨਾ ਭਗਤੀ ਪ੍ਰਧਾਨ ਮੁਕਤਕ ਕਾਵਿ ਦਾ ਸੁੰਦਰ ਨਮੂਨਾ ਹੈ। ਇਸ ਦਾ 
ਹਰ ਛੰਦ ਸੁਤੰਤਰ ਭਾਵ ਪਰਗਟ ਕਰਦਾ ਹੈ। ਕਿਸੇ ਪੁਕਾਰ ਦੇ ਅਗਲੇ ਪਿਛਲੇ ਪੁਕਰਣ 
ਨੂੰ ਜੋੜਨ ਦੀ ਲੋੜ ਨਹੀਂ। ਇਸ ਦੀ ਭਾਸ਼ਾ ਸਾਫ ਸੁਥਰੀ ਬੂਜ ਹੈ। ਪਰਿਭਾਸ਼ਿਕ 
ਸ਼ਬਦਾਵਲੀ ਦੇ ਪੁਯੋਗ ਕਰਕੇ ਕਿਤੇ ਕਿਤੇ ਔਖਿਆਈ ਦਾ ਅਨੁਭਵ ਹੁੰਦਾ ਹੈ। ਅਰਬੀ 
ਫ਼ਾਰਸੀ ਦੀ ਸ਼ਬਦਾਵਲੀ ਪ੍ਰਸੰਗ-ਕੂਮ ਅਨੁਸਾਰ ਵਰਤੀ ਗਈ ਹੈ। ਭਾਵ ਨੂੰ ਠੀਕ ਢੰਗ 
ਨਾਲ ਪੁਗਟਾਉਣ ਵਿਚ ਇਸ ਦੀ ਭਾਸ਼ਾ ਬਹੁਤ ਸਮਰਥ ਹੈ। ਕਈ ਪੰਕਤੀਆਂ ਸੱਤ- 
ਕਥਨਾਂ ਦਾ ਰੂਪ ਧਾਰਦੀਆਂ ਹਨ। ਇਸ ਵਿਚ ਭਾਵ ਅਤੇ ਭਾਸ਼ਾ ਦਾ ਸੁੰਦਰ ਸੁਮੇਲ 
ਵੇਖਿਆ ਜਾ ਸਕਦਾ ਹੈ ਜੋ ਗੁਰੂ ਜੀ ਦੀ ਪ੍ਰਤਿਭਾ ਦਾ ਲਖਾਇਕ ਹੈ। 


੩. ਬਚਿਤੁ ਨਾਟਕ 
“ਬਚਿਤ੍ਰ ਨਾਟਕ” ਦਸਮ-ਗ੍ਰੰਥ ਵਿਚ ਸੰਕਲਿਤ ਤੀਜੀ ਰਚਨਾ ਹੈ। ਜਿਵੇਂ ਕਿ 
ਇਸ ਰਚਨਾ ਅਤੇ ਚੰਡੀ ਚਰਿਤ੍ਰਾਂ, ਚੌਬੀਸ ਅਵਤਾਰ ਅਤੇ ਬੁਹਮਾ-ਰੁਦੁ ਅਵਤਾਰ 
ਪ੍ਰਸੰਗਾਂ ਦੇ ਅਧਿਆਵਾਂ ਦੇ ਅੰਤ ਉਤੇ ਦਿੱਤੀਆਂ ਸਮਾਪਨ-ਸੂਚਕ ਉਕਤੀਆਂ ਜਾਂ 
ਹਨ। 
ਵੀ ਇਸ ਸੰਬੰਧ ਵਿਚ ਸੈਕੇਤ ਮਿਲਦਾ ਹੈ: 
/ਲਹ /ਨੈਹ /ਲੈਧ ਲਨਮਆਨ ਆਨ ਆਣ 
/ਤ੭' /ਤ7' ਕਹੇ ਨਰ ਬਨਾਣੀ/ 
ਥਲ ੰੱਤਲਨਾ /ਨੈਹ /ਗਿਸ ਲਹਾ/ 
£ਲ? ਦਲ ਲਾੰਠਤ ਕੰ ਕਹਾ/ %7/ 
ਸਪਸ਼ਟ ਹੈ ਕਿ ਜਿਸ ਰਚਨਾ ਨੂੰ “ਬਚਿਤ੍ਰ ਨਾਟਕ” ਦਾ ਨਾਂ ਦਿੱਤਾ ਗਿਆ ਹੈ 
ਉਸ ਵਿਚ ਕੇਵਲ ਚਰਿਤ-ਨਾਇਕ ਗੁਰੂ ਜੀ ਦੀ ਆਪਣੀ ਕਥਾ ਦਾ ਹੀ ਵਰਣਨ 
ਨਾਇਕਾਂ ਦੇ ਕਥਾ-ਪ੍ਰਸੰਗਾਂ ਦਾ ਚਿਤ੍ੁਣ ਹੈ। ਇਸ ਤਰ੍ਹਾਂ ਇਹ ਇਕ ਵੱਡੇ ਆਕਾਰ ਦੀ 
ਰਚਨਾ ਹੈ ਜਿਸ ਦਾ ਵਿਸਤਾਰ “ਦਸਮ-ਗ੍ਰੰਥ` ਦੇ ੬੩੪ ਪੰਨਿਆਂ ਵਿਚ ਹੋਇਆ ਹੈ 
ਅਤੇ ਜਿਸ ਵਿਚ ਵਿਚਿਤੁ ਜਾਂ ਅਦਭੁਤ ਲੀਲਾਵਾਂ ਦਾ ਵਰਣਨ ਹੋਇਆ ਹੈ। ਇਸ ਦੇ 


“ਦਸਮ-ਗ੍ਰੰਥ` ਦਾ ਪੁਯਾਯਵਾਚੀ ਸਮਝਿਆ ਜਾਂਦਾ ਰਿਹਾ ਹੈ। 

ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ “ਬਚਿਤਰ ਨਾਟਕ” ਇਕ ਵੌਡੇ ਆਕਾਰ ਦੀ 
ਰਚਨਾ ਹੈ, ਪਰ ਇਸ ਦੀ “ਬਚਿਤੂ ਨਾਟਕ” ਸੈਗਿਆ ਜਿਸ ਰਚਨਾ ਨੂੰ ਹੁਣ ਦਿੱਤੀ 
ਜਾਂਦੀ ਹੈ, ਉਹ ਕੇਵਲ ਚਰਿਤ-ਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ “ਅਪਨੀ 
ਕਥਾ” ਨਾਲ ਸੰਬੰਧਿਤ ਹੈ ਅਤੇ ਜੋ ਅਸਲ ਵਿਚ ਬਾਕੀ ਚਰਿਤ-ਕਥਾਵਾਂ ਦੀ ਕੇਵਲ 
ਭੂਮਿਕਾ ਹੈ। ਇਸ ਰਚਨਾ ਦੇ ਕੁਲ ੧੪ ਅਧਿਆਇ ਹਨ, ਜਿਨ੍ਹਾਂ ਦੀ ਕੁਲ ਛੰਦ- 
ਗਿਣਤੀ ੪੭੧ ਹੈ। 

ਪਹਿਲੇ ਅਧਿਆਇ ਵਿਚ ਕੁਲ ੧0੧ ਛੰਦ ਹਨ ਜਿਨ੍ਹਾਂ ਵਿਚ ਇਸ਼ਟ-ਦੇਵ ਸ੍ਰੀ 
ਕਾਲ ਜੀ ਦੀ ਉਸਤਤਿ ਦਰਜ ਹੈ। ਆਮ ਤੌਰ ਤੇ ਜਦੋਂ ਕਿਸੇ ਗ੍ਰੰਥ ਦਾ ਆਰੰਭ ਕੀਤਾ 
ਜਾਂਦਾ ਹੈ ਤਾਂ ਉਸ ਦੀ ਨਿਰਵਿਘਨ ਸਮਾਪਤੀ ਲਈ ਦੇਵੀ ਸਰਸਵਤੀ ਤੋ ਵਰ 
ਮੰਗਿਆ ਜਾਂਦਾ ਹੈ। ਪਰ ਯੂਗ ਦੀਆਂ ਪਰਿਸਥਿਤੀਆਂ ਅਨੁਸਾਰ ਵਿਦਿਆ ਦੇਵੀ ਦੀ 
ਸਥਾਨ-ਪੂਰਤੀ ਸ਼ਕਤੀ ਦੀ ਪ੍ਰਤੀਕ ਖੜਗ ਨੇ ਕਰ ਦਿੱਤੀ, ਕਿਉਂਕਿ ਪਰਮ 
ਸ਼ਕਤੀਵਾਨ ਸੱਤਾ ਅਤੇ ਖੜਗ ਵਿਚ ਕੋਈ ਅੰਤਰ ਹੀ ਨਹੀਂ ਹੈ: 

ਨਨਨਕਾਰ ਨੀ ਖ਼ਤਨ ਕੰ ਕਰ ਲੇ /ਹਤ /ਨਿਤ ਲਾਏ) 
&ਰਨ ਕਠੰ /ਨਰੰਝ /ਲਹ ਤੁਮ ਆਹ ਕਰਹਾ ਨਹਨੱਲ/ 5/ 

ਇਸ ਤੋਂ ਬਾਦ ਜਿਸ 'ਕਾਲ” ਦੀ ਉਸਤਤਿ ਕੀਤੀ ਜਾਣੀ ਹੈ ਉਹ ਵੀ ਸ਼ਕਤੀ 
ਦਾ ਮੁਜਸਮਾ ਹੈ, ਸ਼ਕਤੀ-ਪੁੰਜ ਹੈ। ਉਹ ਕਾਲ ਰੂਪੀ ਖੜਗ ਚੰਗੀ ਤਰ੍ਹਾਂ ਕਟਣ ਵਾਲੀ, 
ਦੁਸ਼ਟਾਂ ਦੇ ਦਲਾਂ ਦਾ ਨਾਸ ਕਰਨ ਵਾਲੀ, ਯੁੱਧ ਨੂੰ ਸ਼ੋਭਾਸ਼ਾਲੀ ਬਣਾਉਣ ਵਾਲੀ ਅਤਿ 
ਬਲਵਾਨ ਹੈ। ਕਦੇ ਨ ਟੁਟਣ ਵਾਲਾ ਹੱਥ ਦਾ ਡੰਡਾ ਹੈ, ਅਰਥਾਤ ਸ਼ਸਤੁ ਹੈ, ਪੁਚੰਡ 
ਤੇਜ ਵਾਲੀ ਹੈ, ਉਸ ਦੀ ਜੋਤਿ ਸੂਰਜ ਦੇ ਤੇਜ ਨੂੰ ਵੀ ਮੰਦਾ ਕਰਨ ਵਾਲੀ ਹੈ। ਉਹ 
ਸੰਤਾ ਨੂੰ ਸੁਖ ਦੇਣ ਵਾਲੀ, ਕੁਮਤੀਆਂ ਨੂੰ ਦਲ ਸੁਟਣ ਵਾਲੀ ਅਤੇ ਪਾਪਾਂ ਨੂੰ ਨਸ਼ਟ 
ਕਰਨ ਵਾਲੀ ਮੇਰਾ ਆਸਰਾ ਰੂਪ ਹੈ। ਜਗਤ ਦੇ ਕਾਰਨ ਰੂਪ, ਸ੍ਰਿਸ਼ਟੀ ਦੀ ਉਧਾਰਕ 
ਅਤੇ ਕਵੀ ਦੀ ਪਾਲਨਾ ਕਰਨ ਵਾਲੀ ਉਸ ਖੜਗ ਦੀ ਸਦਾ ਜੈ ਹੋਵੇ(੨)। 

ਇਸ ਤੋਂ ਅਗੇ ਕਵੀ ਨੇ ਇਸ਼ਟ ਦੇਵ “ਕਾਲ” ਦੀ ਵੱਖ ਵੱਖ ਢੰਗਾਂ, ਨਾਂਵਾਂ, 
ਗੁਣਾਂ ਨਾਲ ਉਸਤਤਿ ਕੀਤੀ ਹੈ। ਇਸ਼ਟ ਦੇਵ ਦਾ ਸਰੂਪ ਅਧਿਕਤਰ ਰੌਦਰ, 
ਭਿਆਨਕ ਅਤੇ ਵੀਰਤਾ-ਮਈ ਹੈ। ਉਸ ਦਾ ਸਰੂਪ ਸਰਬ-ਵਿਆਪਕ, ਨਿਰਾਕਾਰ, 
ਨਿਰਵਿਕਾਰ ਵੀ ਹੈ। ਉਹ ਸਰਬ-ਸ਼ਕਤੀਮਾਨ ਹੈ (੨੬)। 


ਸਮੇਂ ਦੀ ਲੋੜ ਅਨੁਸਾਰ ਉਸ ਵੇਲੇ ਦੀ ਜਨਤਾ ਸਾਹਮਣੇ ਇਕ ਅਜਿਹੇ 
ਪਰਮਾਤਮਾ ਨੂੰ ਪੇਸ਼ ਕਰਨਾ ਸੀ, ਜੇ ਸੌਮ੍ਯ, ਕੋਮਲ ਅਤੇ ਸੈਂਦਰਯਮਈ ਨਹੀਂ, ਸਗੋਂ 
ਭਿਆਨਕ ਰੂਪ ਵਾਲਾ ਕਾਲਪੁਰਖ ਹੈ। ਹਾਰੀਆਂ ਹੋਈਆਂ ਸ਼ਕਤੀਆਂ ਨੂੰ ਫਿਰ ਤੋਂ 
ਬਲਵਾਨ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਇਸ਼ਟ, ਉਨ੍ਹਾਂ ਦਾ ਪ੍ਰੇਰਨਾ-ਸਰੋਤ 
ਮਹਾਨ ਸ਼ਕਤੀ ਵਾਲਾ ਹੋਏ। 'ਬਚਿਤੂ ਨਾਟਕ ਦਾ “ਕਾਲ ਪੁਰਖ” ਮਹਿਖਾਸੁਰ, ਸ਼ੁੰਭ 
ਛਿਣਾਂ ਵਿਚ ਨਸ਼ਟ ਕਰਨ ਵਾਲਾ ਹੈ। ਇਹੋ ਜਿਹੀ ਸ਼ਕਤੀ ਦਾ ਆਸਰਾ ਲੈ ਕੇ ਸਾਧਕ 
ਜਾਂ ਉਪਾਸਕ ਕੁਝ ਕਰ ਗੁਜ਼ਰਨ ਦੀ ਹਿੰਮਤ ਕਰ ਸਕਦਾ ਹੈ। 

ਦੂਜਾ ਅਧਿਆਇ ੩੬ ਛੰਦਾਂ ਦਾ ਹੈ। ਇਸ ਦੇ ਪਹਿਲੇ ਔਠ ਛੰਦਾਂ ਵਿਚ ਇਸ਼ਟ 
ਦੀ ਉਸਤਤਿ ਹੈ। ਨੌਵੇਂ ਛੰਦ ਤੋਂ ਵਿਸਥਾਰ ਸਹਿਤ ਕਥਾ ਸ਼ੁਰੂ ਕਰਨ ਦੀ ਗੱਲ ਕਹਿ 
ਕੇ ਸ੍ਰਿਸ਼ਟੀ ਦੀ ਉਤਪਤੀ ਓਅੰਕਾਰ ਤੋਂ ਹੋਈ ਦਸੀ ਗਈ ਹੈ। ਫਿਰ ਦੇਵੀ, 
ਦੇਵਤਿਆਂ, ਦੈਂਤਾਂ ਦੀ ਉਤਪਤੀ ਦਸ ਕੇ ਦੇਵਤਿਆਂ ਅਤੇ ਦੈਂਤਾਂ ਦੇ ਸਰੂਪ ਨੂੰ 
ਪਰੰਪਰਾਗਤ ਲੀਹਾਂ ਤੋਂ ਹਟ ਕੇ ਯੁਗ ਬੋਧ ਦੇ ਅਨੁਰੂਪ ਦਸਿਆ ਗਿਆ ਹੈ। 

ਇਸ ਪਿਛੋਂ ਸੋਢੀ ਬੰਸ ਦੀ ਪਰੰਪਰਾ ਉਤੇ ਪ੍ਰਕਾਸ਼ ਪਾਇਆ ਗਿਆ ਹੈ ਜਿਸ 
ਦਾ ਆਧਾਰ ਪੌਰਾਣਿਕ ਵੰਸ਼ ਪਰੰਪਰਾਵਾਂ ਹਨ। ਸੂਰਜ ਬੰਸ ਵਿਚ ਸੀਤਾ ਦੇ ਦੋ 
ਪੁੱਤਰਾਂ|ਲਵ ਅਤੇ ਕੁਸ਼-- ਨੇ ਲਵਪੁਰ (ਲਾਹੌਰ) ਅਤੇ ਕੁਸਪੁਰ (ਕਸੂਰ) ਨਾਂ ਦੇ 
ਨਗਰ ਵਸਾਏ। ਇਸ ਬੰਸ ਵਿਚ ਅਗੇ ਚਲ ਕੇ ਕਸੂਰ ਦਾ ਸ਼ਾਸਕ ਕਾਲਕੇਤੁ ਬਣਿਆ 
ਅਤੇ ਲਾਹੌਰ ਦਾ ਸ਼ਾਸਨ ਭਾਰ ਕਾਲਰਾਇ ਨੇ ਸੰਭਾਲਿਆ। ਕਾਲਕੇਤੁ ਨੇ ਲਾਹੌਰ ਤੋਂ 
ਕਾਲਰਾਇ ਨੂੰ ਭਜਾ ਦਿੱਤਾ ਜਿਸ ਨੇ ਸਨੌਢ ਦੇਸ਼ ਵਿਚ ਜਾ ਕੇ ਉਥੋਂ ਦੀ ਰਾਜ 
ਕਨਿਆ ਨਾਲ ਵਿਆਹ ਕੀਤਾ। ਉਸ ਰਾਜ ਕੁਮਾਰੀ ਤੋਂ ਸੋਢਿ ਰਾਇ ਨਾਂ ਦਾ ਪੁੱਤਰ 
ਹੋਇਆ ਜਿਸ ਤੋਂ ਸੋਢੀ ਬੰਸ ਚਲਿਆ। ਇਹ ਬੰਸ ਬਹੁਤ ਸ਼ਕਤੀਸ਼ਾਲੀ ਸੀ। 

ਤੀਜੇ ਅਧਿਆਇ ਵਿਚ ਕੁਲ ੫੨ ਛੰਦ ਹਨ। ਇਨ੍ਹਾਂ ਵਿਚ ਦਸਿਆ ਗਿਆ ਹੈ 
ਕਿ ਸੋਢੀ ਬੰਸ ਨੇ ਸ਼ਕਤੀਵਰ ਹੋ ਕੇ ਕੁਸ਼ ਬੰਸੀਆਂ ਤੇ ਹਮਲਾ ਕੀਤਾ। ਭਿਆਨਕ ਯੁੱਧ 
ਉਪਰੰਤ ਉਨ੍ਹਾਂ ਨੂੰ ਜਿਤ ਪ੍ਰਾਪਤ ਹੋਈ ਅਤੇ ਕੁਸ਼ਬੰਸੀ ਉਥੋਂ ਭਜ ਕੇ ਵੇਦਾਂ ਦੇ 
ਅਧਿਐਨ ਲਈ ਕਾਸ਼ੀ ਪਹੁੰਚ ਗਏ। 

ਦਸ ਛੰਦਾਂ ਦੇ ਚੌਥੇ ਅਧਿਆਇ ਵਿਚ ਦਸਿਆ ਗਿਆ ਹੈ ਕਿ ਕਾਸ਼ੀ ਵਿਚ ਵੇਦ 
ਅਧਿਐਨ ਕਰ ਕੇ ਕੁਸ਼ਬੰਸੀ ਵੇਦੀ (ਬੇਦੀ) ਅਖਵਾਏ। ਉਨ੍ਹਾਂ ਦੀ ਪ੍ਰਸਿੱਧੀ ਹਰ ਪਾਸੇ 
ਪਸਰ ਗਈ। ਸੋਢੀ ਸ਼ਾਸਕ ਨੇ ਵੀ ਉਨ੍ਹਾਂ ਦੀ ਪ੍ਰਸਿੱਧੀ ਸੁਣ ਕੇ ਆਪਣੇ ਕੋਲ 


ਬੁਲਾਇਆ। ਉਨ੍ਹਾਂ ਤੋਂ ਅਰਥਾਂ ਸਹਿਤ ਵੇਦ ਪਾਠ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ 
ਅਤੇ ਰਾਜ-ਪਾਟ ਬੇਦੀਆਂ ਨੂੰ ਸੈਂਪ ਕੇ ਆਪ ਬਨਵਾਸੀ ਹੋ ਗਿਆ। ਬੇਦੀਆਂ ਦਾ 
ਵਰਦਾਨ ਦਿੱਤਾ ਕਿ ਕਲਿਯੁਗ ਵਿਚ ਉਸ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ 
ਪਰਗਟ ਹੋਣ ਤੇ ਫਿਰ ਸੋਢੀ ਬੰਸ ਨੂੰ ਧਰਮ-ਪਦ ਪ੍ਰ ਦਾਨ ਕੀਤਾ ਜਾਏਗਾ। 

ਪੰਜਵੇਂ ਅਧਿਆਇ ਦੇ ੧੬ ਛੰਦਾਂ ਵਿਚ ਦਸਿਆ ਗਿਆ ਹੈ ਕਿ ਕਾਫੀ ਸਮਾਂ 
ਬੀਤਣ ਤੇ ਬੇਦੀਆਂ ਵਿਚ ਝਗੜਾ ਪੈਂਦਾ ਹੋ ਗਿਆ। ਉਨ੍ਹਾਂ ਦਾ ਰਾਜ ਨਸ਼ਟ ਹੋ 
ਗਿਆ। ਵਰਣ-ਸੰਕਰ ਦੀ ਰੀਤ ਚਲ ਪਈ। ਬੇਦੀਆਂ ਕੋਲ ਕੇਵਲ ੨0 ਪਿੰਡ ਰਹਿ 
ਗਏ ਜਿਥੇ ਉਹ ਖੇਤੀ ਕਰਦੇ ਸਨ। ਉਨ੍ਹਾਂ ਹੀ ਬੇਦੀਆਂ ਵਿਚ ਬਹੁਤ ਸਮੇਂ ਬਾਦ ਸ੍ਰੀ 
ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਜਿਨ੍ਹਾਂ ਨੇ ਧਰਮ ਦੀ ਸਥਾਪਨਾ ਕੀਤੀ ਅਤੇ 
ਸਾਧੂ ਰੁਚੀ ਵਾਲੇ ਲੋਕਾਂ ਨੂੰ ਸਹੀ ਮਾਰਗ ਉਤੇ ਪਾਇਆ। ਫਿਰ ਗੁਰੂ ਅੰਗਦ ਅਤੇ 
ਗੁਰੂ ਅਮਰਦਾਸ ਗੁਰੂ ਬਣੇ। ਚੌਥੇ ਅਧਿਆਇ ਵਿਚ ਦਿੱਤੇ ਵਰਦਾਨ ਦੇ ਫਲਣ ਦਾ 
ਸਮਾਂ ਆ ਗਿਆ। ਤੀਜੇ ਗੁਰੂ ਨੇ ਆਪਣੀ ਗੱਦੀ ਉਤੇ ਸੋਢੀ ਬੰਸ ਦੇ ਗੁਰੂ ਰਾਮਦਾਸ 
ਨੂੰ ਸਥਾਪਿਤ ਕੀਤਾ। ਫਿਰ ਗੁਰੂ ਅਰਜਨ, ਗੁਰੂ ਹਰਗੋਬਿੰਦ, ਗੁਰੂ ਹਰਿਰਾਇ, ਗੁਰੂ 
ਹਰਿਕ੍ਰਿਸ਼ਨ, ਗੁਰੂ ਤੇਗ ਬਹਾਦਰ ਕ੍ਰਮਵਾਰ ਗੁਰੂ ਪਦਵੀ ਉਤੇ ਸੁਸ਼ੋਭਿਤ ਹੋਏ। ਗੁਰੂ 
ਤੇਗ ਬਹਾਦਰ ਜੀ ਨੇ ਤਿਲਕ ਅਤੇ ਜੰਜੂ ਦੀ ਰਖਿਆ ਲਈ ਆਪਣਾ ਮਹਾ ਬਲਿਦਾਨ 
ਦਿੱਤਾ। 

ਛੇਵੇਂ ਅਧਿਆਇ ਦੇ ੬੪ ਛੰਦਾਂ ਵਿਚ ਚਰਿਤ-ਨਾਇਕ ਦੀ ਕਥਾ ਦਾ ਵਰਣਨ 
ਹੈ। ਇਸ ਨੂੰ “ਅਪਨੀ ਕਥਾ ਕਿਹਾ ਗਿਆ ਹੈ। ਇਸ ਵਿਚ ਚਰਿਤ-ਨਾਇਕ ਨੇ 
ਆਪਣੇ ਜਨਮ ਧਾਰਨ ਕਰਨ ਦੇ ਉਦੇਸ਼ ਉਤੇ ਝਾਤ ਪਾਈ ਹੈ ਅਤੇ ਪਰਮਾਤਮਾ ਵਲੋਂ 
ਸੰਸਾਰ ਵਿਚ ਪੁਗਟ ਹੋ ਕੇ ਕੀਤੇ ਜਾਣ ਵਾਲੇ ਕੰਮਾਂ ਵਲ ਸੰਕੇਤ ਕੀਤਾ ਹੈ(੨੯)। 

ਤਿੰਨ ਛੰਦਾਂ ਦੇ ਨਿੱਕੇ ਜਿਹੇ ਸੱਤਵੇਂ ਅਧਿਆਇ ਵਿਚ ਚਰਿਤ-ਨਾਇਕ ਨੇ 
ਆਪਣੇ ਜੀਵਨ ਦੇ ਕੁਝ ਮੁਢਲਿਆਂ ਵਰ੍ਹਿਆਂ ਤੇ ਝਾਤ ਪਾਈ ਕਿ ਉਨ੍ਹਾਂ ਦੇ ਪਿਤਾ 
ਪੂਰਬ ਦਿਸ਼ਾ ਵਲ ਗਏ, ਭਾਂਤ ਭਾਂਤ ਦੇ ਤੀਰਥ ਵੇਖੇ। ਤ੍ਰਿਵੇਣੀ ਤੋਂ ਪਟਨਾ ਨਗਰ 
ਪਹੁੰਚੇ। ਉਥੇ ਨਾਇਕ ਦਾ ਜਨਮ ਹੋਇਆ। ਫਿਰ ਮਦੁ ਦੇਸ਼ (ਪੰਜਾਬ) ਨੂੰ ਵਾਪਸ 
ਆਏ। ਇਥੇ ਨਾਇਕ ਨੂੰ ਹਰ ਪ੍ਰਕਾਰ ਦੀ ਸਿਖਿਆ ਦਿੱਤੀ ਗਈ। ਜਦੋਂ ਨਾਇਕ 
ਧਰਮ ਕਰਮ ਦੇ ਯੋਗ ਹੋਇਆ ਤਾਂ ਪਿਤਾ ਦਾ ਦੇਹਾਂਤ ਹੋ ਗਿਆ। 


ਔਠਵੇਂ ਅਧਿਆਇ ਵਿਚ ਚਰਿਤ-ਨਾਇਕ ਦੇ ਰਾਜ-ਸਾਜ ਦੀ ਗੌਲ ਹੋਈ ਹੈ। 
੩੮ ਛੰਦਾਂ ਦੇ ਇਸ ਅਧਿਆਇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ 
ਰਾਜਿਆਂ ਨਾਲ ਹੋਏ ਯੁੱਧ ਦਾ ਚਿਤੁਣ ਹੈ। ਇਥੋਂ ਇਤਿਹਾਸਿਕ ਘਟਨਾਵਾਂ ਦਾ 
ਵਿਵਰਣ ਸ਼ੁਰੂ ਹੁੰਦਾ ਹੈ। 

ਨੌਵੇਂ ਅਧਿਆਇ ਦੇ ੨੪ ਛੰਦਾਂ ਵਿਚ ਰਚੈਤਾ ਨੇ ਚਰਿਤ-ਨਾਇਕ ਦੇ ਦੂਜੇ ਯੁੱਧ 
ਦਾ ਚਿਤਰਣ ਕੀਤਾ ਹੈ। ਚਰਿਤ ਨਾਇਕ ਨੇ ਪਹਾੜੀ ਰਾਜਿਆਂ ਤੋਂ ਕਰ ਵਸੂਲਣ ਲਈ 
ਹਰਾਇਆ ਅਤੇ ਪਹਾੜੀ ਰਾਜਿਆਂ ਦੇ ਮਨ ਵਿਚ ਆਤਮ-ਵਿਸ਼ਵਾਸ ਦੀ ਭਾਵਨਾ 
ਭਰੀ। 

ਦਸ ਛੰਦਾਂ ਦੇ ਦਸਵੇਂ ਅਧਿਆਇ ਵਿਚ ਦਸਿਆ ਗਿਆ ਹੈ ਕਿ ਲਾਹੌਰ ਦੇ 
ਸੂਬੇਦਾਰ ਦਿਲਾਵਰ ਖਾਨ ਨੇ ਗੁਰੂ ਗੋਬਿੰਦ ਸਿੰਘ ਨਾਲ ਯੁੱਧ ਕਰਨ ਲਈ ਆਪਣੇ 
ਪੁੰਤਰ ਨੂੰ ਭੇਜਿਆ। ਗੁਰੂ ਜੀ ਤੋਂ ਉਹ ਹਾਰ ਕੇ ਪਿਛੇ ਭਜਦਾ ਹੈ ਅਤੇ ਹਾਰ ਤੋਂ 
ਉਜਾੜਦਾ ਹੈ। 

ਯਾਰ੍ਹਵੇਂ ਅਧਿਆਇ ਦੇ ੬੯ ਛੰਦਾਂ ਵਿਚ 'ਹੁਸੈਨੀ ਯੁੱਧ” ਦਾ ਵਿਵਰਣ ਦਿੱਤਾ 
ਗਿਆ ਹੈ। ਆਪਣੇ ਪੁੱਤਰ ਦੀ ਹਾਰ ਤੋਂ ਬਾਦ ਦਿਲਾਵਰ ਖ਼ਾਨ ਆਪਣੇ ਇਕ ਹੋਰ 
ਬਲਵਾਨ ਸੈਨਾ-ਨਾਇਕ ਹੁਸੈਨੀ (ਹੁਸੈਨ ਖ਼ਾਨ) ਨੂੰ ਗੁਰੂ ਜੀ ਅਤੇ ਪਹਾੜੀ ਰਾਜਿਆਂ 
ਨਾਲ ਯੁੱਧ ਕਰਨ ਲਈ ਭੇਜਦਾ ਹੈ। ਭੀਮ ਚੰਦ ਆਦਿ ਅਨੇਕ ਪਹਾੜੀ ਰਾਜੇ ਹੁਸੈਨੀ 
ਨਾਲ ਮਿਲ ਜਾਂਦੇ ਹਨ, ਪਰ ਗੋਪਾਲ ਆਦਿ ਕੁਝ ਪਹਾੜੀ ਰਾਜੇ ਗੁਰੂ ਜੀ ਦੀ 
ਅਗਵਾਈ ਵਿਚ ਹੁਸੈਨੀ ਨਾਲ ਚੰਗਾ ਲੋਹਾ ਲੈਂਦੇ ਹਨ। ਅੰਤ ਵਿਚ ਹੁਸੈਨੀ ਮਾਰਿਆ 
ਜਾਂਦਾ ਹੈ, ਉਸ ਦੀ ਫੌਜ ਨਸ ਜਾਂਦੀ ਹੈ ਅਤੇ ਪਹਾੜੀ ਰਾਜਿਆਂ ਦੀ ਜਿੱਤ ਹੁੰਦੀ ਹੈ। 

ਬਾਰ੍ਹਵੇਂ ਅਧਿਆਇ ਵਿਚ ਕੁਲ ੧੨ ਛੰਦ ਹਨ। ਇਸ ਵਿਚ ਦਸਿਆ ਗਿਆ ਹੈ 
ਕਿ ਦਿਲਾਵਰ ਖ਼ਾਨ ਆਪਣੇ ਇਕ ਹੋਰ ਸੈਨਾ-ਨਾਇਕ ਰੁਸਤਮ ਖ਼ਾਨ ਨੂੰ ਗੁਰੂ ਜੀ ਦੇ 
ਮਿੱਤਰ ਪਹਾੜੀ ਰਾਜਿਆਂ ਨੂੰ ਹਰਾਉਣ ਲਈ ਭੇਜਦਾ ਹੈ। ਪਰ ਲੜਾਈ ਵਿਚ ਰੁਸਤਮ 
ਖਾਨ ਦੀ ਹਾਰ ਹੁੰਦੀ ਹੈ। 

ਤੇਰ੍ਹਵੇਂ ਅਧਿਆਇ ਦੇ ਕੁਲ ੨੫ ਛੰਦਾਂ ਵਿਚ ਦਸਿਆ ਗਿਆ ਹੈ ਕਿ ਦਿਲਾਵਰ 
ਖ਼ਾਨ ਦੀ ਹਾਰ ਨੂੰ ਵੇਖ ਕੇ ਔਰੰਗਜ਼ੇਬ ਨੇ ਆਪਣੇ ਵੱਡੇ ਪੁੱਤਰ ਮੁਔਜ਼ਮ ਨੂੰ ਇਕ 
ਵੱਡਾ ਲਸ਼ਕਰ ਦੇ ਕੇ ਪੰਜਾਬ ਵਲ ਤੋਰਿਆ। ਇਸ ਫੌਜ-ਕਸ਼ੀ ਤੋਂ ਡਰ ਕੇ ਬਹੁਤ 


ਸਾਰੇ ਡਰਪੰਕ ਪਹਾੜੀ ਰਾਜੇ ਅਤੇ ਸੈਨਿਕ ਗੁਰੂ ਜੀ ਤੋਂ ਮੁਖ ਮੋੜ ਕੇ ਭਜ ਗਏ, ਪਰ 
ਅੰਤ ਵਿਚ ਉਹ ਸਭ ਮਾਰੇ ਗਏ। ਬਸ ਇਥੇ ਕੇਵਲ ਸ਼ਹਿਜ਼ਾਦੇ ਦੇ ਆਗਮਨ ਦਾ 
ਉਲੇਖ ਹੈ। 

ਚੌਦਵੇਂ ਅਤੇ ਅੰਤਿਮ ਅਧਿਆਇ ਵਿਚ ਕੇਵਲ ੧੧ ਛੰਦ ਹਨ। ਇਸ ਵਿਚ 
ਚਰਿਤ-ਨਾਇਕ ਦੇ ਜਨਮ-ਮਨੋਰਥ ਤੋਂ ਇਲਾਵਾ ਗ੍ਰੰਥ ਦੇ ਰਚਨਾ-ਕੂੁਮ ਉਤੇ ਵੀ 
ਪ੍ਰਕਾਸ਼ ਪਾਇਆ ਗਿਆ ਹੈ। ਇਥੇ ਪੂਰਬਲੇ ਜਨਮਾਂ ਉਤੇ ਚਾਨਣਾ ਪਾਉਣ ਦਾ ਸੰਕੇਤ 
ਵੀ ਮਿਲਦਾ ਹੈ। 

ਸਮੁੱਚੇ ਤੌਰ ਤੇ ਇਹ ਰਚਨਾ ਗੁਰੂ ਜੀ ਦੀ ੩੨ ਸਾਲ ਤਕ ਦੀ ਆਯੂ ਦਾ 
ਵਿਵਰਣ ਦਿੰਦੀ ਹੈ, ਬਾਕੀ ਦਾ ਨਹੀਂ। ਇਸ ਪੱਖੋਂ ਇਹ ਇਕ ਅਪੂਰਨ ਰਚਨਾ ਹੈ। 
ਇਸ ਵਿਚ ਕੁਲ ੧੩ ਕਿਸਮਾਂ ਦੇ ਛੰਦ ਵਰਤੇ ਗਏ ਹਨ। ਸਭ ਤੋਂ ਅਧਿਕ ਵਰਤੋ' 
ਚੌਪਈ ਦੀ ਹੋਈ ਹੈ। 

ਇਸ ਵਿਚ ੧੧੫ ਵਾਰ ਛੰਦ-ਪਰਿਵਰਤਨ ਹੋਇਆ ਹੈ ਜੋ ਰਚੈਤਾ ਦੀ ਛੰਦ 
ਸੰਬੰਧੀ ਵਿਸ਼ਾਲ ਜਾਣਕਾਰੀ ਦਾ ਲਖਾਇਕ ਹੈ। ਇਸ ਦੀ ਪ੍ਰਧਾਨ ਭਾਸ਼ਾ ਬੂਜ ਹੈ ਅਤੇ 
ਕਿਤੇ ਕਿਤੇ ਅਵਧੀ ਅਤੇ ਰਾਜਸਥਾਨੀ ਦਾ ਪ੍ਰਭਾਵ ਹੈ। ਯੁੱਧ-ਚਿਤੁਣ ਬੜਾ ਸਜੀਵ ਹੈ। 
ਅਲੰਕਾਰਿਕ ਛਟਾ ਵੀ ਕਿਤੇ ਕਿਤੇ ਮਿਲਦੀ ਹੈ। ਆਤਮ-ਚਰਿਤ-ਕਥਾ ਦਾ ਇਹ 
ਸੁੰਦਰ ਨਮੂਨਾ ਹੈ। 

੪. ਚੰਡੀ ਚਰਿਤ੍-੧ 

“ਬਚਿਤੁ ਨਾਟਕ” ਵਿਚ “ਅਪਨੀ ਕਥਾ” ਤੋਂ ਬਾਦ ਕ੍ਰਮ ਵਿਚ 'ਚੌਡੀ ਚਰਿਤ੍ਰ-੧” 
ਦਾ ਸਥਾਨ ਹੈ। “ਅਪਨੀ ਕਥਾ” ਦੇ ਚੌਦਵੇਂ ਅਧਿਆਇ ਦੇ ਅੰਤ ਤੇ ਇਸ ਪ੍ਰਸੰਗ-ਕ੍ਰਮ 
ਵਲ ਸਪਸ਼ਟ ਸੈਕੇਤ ਮਿਲਦਾ ਹੈ। 

ਇਸ ਰਚਨਾ ਦਾ ਨਾਂ ਆਰੰਭ ਵਿਚ ਕਵੀ ਦੁਆਰਾ ਇਸ ਤਰ੍ਹਾਂ ਦਿੱਤਾ ਗਿਆ 
ਹੈ- “ਅਥ ਚੰਡੀ ਚਰਿਤ੍ਰ ਉਕਤਿ ਬਿਲਾਸ'। ਇਸ ਕਥਾ ਦਾ ਮੂਲ ਆਧਾਰ ਮਾਰਕੌਡੇ 
ਪੁਰਾਣ ਵਿਚਲਾ “ਦੁਰਗਾ ਸਪਤਸ਼ਤੀ” ਪੁਸੰਗ ਹੈ। ਇਸ ਸੰਬੰਧ ਵਿਚ ਰਚੈਤਾ ਨੇ 
ਹੈ। 


ਇਸ ਰਚਨਾ ਦੇ ਕੁਲ ੨੩੩ ਛੰਦ ਅਤੇ ਸੌਤ ਅਧਿਆਇ ਹਨ। ਸੱਤਵਾਂ 
ਅਧਿਆਇ ਛੰਦ ਅੰਕ ੨੨੪ ਉਤੇ ਮੁਕਦਾ ਹੈ ਅਤੇ ਉਸ ਪਿਛੋਂ ਨੌਂ ਛੰਦ ਸਮਾਪਨ ਦੇ 


ਹਨ ਜਿਨ੍ਹਾਂ ਵਿਚ ਦੇਵਤਿਆਂ ਦੀ ਜਿਤ ਉਪਰੰਤ ਉਨ੍ਹਾਂ ਦੁਆਰਾ ਦੇਵੀ ਦਾ ਜਸਗਾਨ 
ਹੋਇਆ ਹੈ ਅਤੇ ਅੰਤ ਉਤੇ ਰਚੈਤਾ ਦੀ ਵਰ-ਯਾਚਨਾ ਹੈ। ਇਸ ਨੂੰ ਕੁਝ ਬੀੜਾਂ ਵਿਚ 
ਔਠਵਾਂ ਅਧਿਆਇ ਵੀ ਮੰਨ ਲਿਆ ਗਿਆ ਹੈ। 

ਪਹਿਲੇ ਅਧਿਆਇ ਵਿਚ ਕੁਲ ੧੨ ਛੰਦ ਹਨ। ਇਨ੍ਹਾਂ ਵਿਚ ਰਚੈਤਾ ਨੇ 
ਪਰਮਾਤਮਾ ਦੀ ਉਸਤਤਿ ਕਰਨ ਤੋਂ ਬਾਦ ਦੇਵੀ ਦੇ ਮਹੱਤਵ ਅਤੇ ਵੀਰਤਾ ਤੇ ਪ੍ਰਕਾਸ਼ 
ਪਾਇਆ ਹੈ। ਇਸ ਪਿਛੋਂ ਗ੍ੰਥ-ਰਚਨਾ ਲਈ ਆਗਿਆ ਪ੍ਰਾਪਤ ਕਰਨਾ, ਸੁਰਥ ਰਾਜੇ 
ਦਾ ਰਾਜ ਤਿਆਗ ਕੇ ਮੇਧਾ ਰਿਸ਼ੀ ਦੇ ਆਸ਼ੂਮ ਵਿਚ ਜਾਣਾ ਅਤੇ ਚੰਡੀ ਦੀ ਕਥਾ 
ਸੁਣਨਾ, ਸ਼ੇਸ਼ਸ਼ੌਯਾ ਉਤੇ ਲੇਟੇ ਵਿਸ਼ਣੂ ਦੇ ਕੰਨਾਂ ਦੀ ਮੈਲ ਤੋਂ ਮਧੁ ਅਤੇ ਕੈਟਭ ਨਾਂ ਦੇ 
ਦੈਂਤਾਂ ਦਾ ਜਨਮ ਅਤੇ ਵਿਸ਼ਣੂ ਦੁਆਰਾ ਉਨ੍ਹਾਂ ਦੇ ਵੱਧ ਦਾ ਵਰਣਨ ਹੈ। ਇਸ ਕਥਾ- 
ਪੁਸੰਗ ਦਾ ਆਧਾਰ ਮਾਰਕੰਡੇ ਪੁਰਾਣ ਦਾ ੮੧ਵਾਂ ਅਧਿਆਇ ਹੈ। ਉਥੇ ੭੭ ਸਲੋਕਾਂ 
ਵਿਚ ਵਰਣਿਤ ਕਥਾ-ਪ੍ਰਸੰਗ ਨੂੰ ਇਥੇ ਕੇਵਲ ਛੇ ਛੰਦਾਂ ਵਿਚ ਸਮੋਇਆ ਗਿਆ ਹੈ। 
ਦੋਹਾਂ ਰਚਨਾਵਾਂ ਦੀਆਂ ਕੁਝ ਘਟਨਾਵਾਂ ਸਮਾਨ ਹਨ ਪਰ ਮਾਰਕੈਡੇ ਪੁਰਾਣ ਵਾਲੇ ਪ੍ਰਸੰਗ 
ਵਿਚ ਵਿਸਥਾਰ ਬਹੁਤ ਅਧਿਕ ਹੈ। 

ਦੂਜੇ ਅਧਿਆਇ ਵਿਚ ਕੁਲ ੪0 ਛੰਦ ਹਨ। ਇਸ ਵਿਚ ਮਹਿਖਾਸੁਰ ਨਾਲ ਹੋਏ 
ਚੰਡੀ ਦੇ ਯੁੱਧ ਅਤੇ ਅੰਤ ਵਿਚ ਦੈਂਤ ਦੇ ਵੱਧ ਦਾ ਵਰਣਨ ਹੋਇਆ ਹੈ। ਰਚੈਤਾ ਨੇ 
ਦਸਿਆ ਹੈ ਕਿ ਮਹਿਖਾਸੁਰ ਨੇ ਸ਼ਕਤੀ ਇਕੱਠੀ ਕਰਕੇ ਦੇਵਤਿਆਂ ਨੂੰ ਹਰਾ ਦਿੱਤਾ। 
ਬਚੇ ਹੋਏ ਦੇਵਤੇ ਕੈਲਾਸ਼ ਪਰਬਤ ਉਤੇ ਦੇਵੀ ਦੁਰਗਾ ਦੀ ਸ਼ਰਨ ਵਿਚ ਗਏ। 
ਇਸ਼ਨਾਨ ਲਈ ਨਿਕਲੀ ਦੁਰਗਾ ਨੂੰ ਆਪਣਾ ਦੁਖੜਾ ਸੁਣਾਇਆ। ਦੁਰਗਾ ਨੇ ਉਨ੍ਹਾਂ ਨੂੰ 
ਸਹਾਇਤਾ ਦਾ ਵਿਸ਼ਵਾਸ ਦਿਵਾਇਆ ਅਤੇ ਦੈਂਤਾਂ ਦੀ ੪੫ ਪਦਮ ਸੈਨਾ ਨਾਲ ਘੋਰ 
ਯੁੱਧ ਕਰ ਕੇ ਮਹਿਖਾਸੁਰ ਨੂੰ ਮਾਰਿਆ ਅਤੇ ਇੰਦਰ ਨੂੰ ਰਾਜ ਸਿੰਘਾਸਨ ਉਤੇ 
ਬਿਠਾਇਆ। ਇਹ ਸਾਰਾ ਪ੍ਰਸੰਗ ਮੋਟੇ ਤੌਰ ਤੇ ਮਾਰਕੰਡੇ ਪੁਰਾਣ ਦੇ ੮੨ਵੇ' ਅਤੇ 
੮੩ਵੇ' ਅਧਿਆਵਾਂ ਨਾਲ ਮੇਲ ਖਾਂਦਾ ਹੈ। 

ਤੀਜੇ ਅਧਿਆਇ ਦੇ ੪੮ ਛੰਦਾਂ ਵਿਚ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੋ ਦੈਂਤ 
ਭਰਾਵਾਂ ਦਾ ਤੇਜਸਵੀ ਹੋਣਾ ਅਤੇ ਉਨ੍ਹਾਂ ਦੇ ਨਾਸ਼ ਲਈ ਚੰਡੀ ਦਾ ਯੁੱਧ ਲਈ ਤਿਆਰ 
ਹੋਣਾ ਆਦਿ ਦਾ ਬਿਆਨ ਹੈ। ਦੁਰਗਾ ਦਾ ਅਤਿਅੰਤ ਸੁੰਦਰ ਰੂਪ ਧਾਰਨ ਕਰ ਕੇ 
ਹਿਮਾਲਾ ਪਰਬਤ ਉਤੇ ਬੈਠਣਾ, ਉਸ ਨੂੰ ਵੇਖ ਕੇ ਆਏ ਇਕ ਦੈਂਤ ਦਾ ਆਪਣੇ 
ਨਾਇਕ ਸ਼ੁੰਭ ਨੂੰ ਉਸ ਦੀ ਸੁੰਦਰਤਾ ਬਾਰੇ ਦਸਣਾ, ਸ਼ੁੰਭ ਦਾ ਆਪਣੇ ਨਾਇਕ ਧੂਮ 
ਲੋਚਨ ਨੂੰ ਦੁਰਗਾ ਦੇ ਪਕੜਨ ਲਈ ਭੇਜਣਾ, ਧੂਮੂ ਲੋਚਨ ਨਾਲ ਦੇਵੀ ਦਾ ਘੋਰ ਯੁੱਧ 


ਅਤੇ ਧੂਮ ਲੋਚਨ ਦਾ ਬਧ। ਦੇਵੀ ਦਾ ਮਥਾ ਫੋੜ ਕੇ ਕਾਲੀ ਵੀ ਪ੍ਰਗਟ ਹੋਈ ਦਸੀ 
ਗਈ ਹੈ ਜਿਸ ਨੇ ਯੁੱਧ ਨੂੰ ਹੋਰ ਵੀ ਭਿਆਨਕ ਰੂਪ ਦੇ ਦਿੱਤਾ। ਮੂਲ ਕਥਾ ਪ੍ਰਸੰਗ 
(ਅਧਿਆਇ ੮੪, ੮੫, ੮੬) ਨਾਲੋਂ ਇਥੇ ਅੰਤਰ ਇਹ ਹੈ ਕਿ ਦੇਵੀ ਨੂੰ ਵੇਖਣ 
ਵਾਲੇ ਪਹਿਲੇ ਦੋ ਦੈਂਤ ਚੰਡ ਅਤੇ ਮੁੰਡ ਹਨ। ਮੂਲ ਕਥਾ ਵਿਚ ਕਾਲੀ ਦੇ ਪ੍ਰਗਟ ਹੋਣ 
ਦਾ ਵੀ ਕੋਈ ਉਲੇਖ ਨਹੀਂ ਹੈ। ਚੰਡੀ ਚਰਿਤ੍ਰ ਵਿਚ ਯੁੱਧ ਦਾ ਵਰਣਨ ਅਤੇ ਯੁੱਧ ਦਾ 
ਚਿਤੁਣ ਬੜੇ ਸੁਭਾਵਿਕ ਤਰੀਕੇ ਨਾਲ ਹੋਇਆ ਹੈ। 

ਚੌਥੇ ਅਧਿਆਇ ਵਿਚ ਕੁਲ ੧੬ ਛੰਦ ਹਨ। ਇਸ ਵਿਚ ਧੂਮੂ ਲੋਚਨ ਦੇ ਮਰਨ 
ਉਪਰੰਤ ਇਕ ਜੀਵਿਤ ਬਚ ਰਹੇ ਦੈਂਤ ਰਾਹੀਂ ਸ਼ੁੰਭ ਨੂੰ ਯੁੱਧ ਦੀ ਸਥਿਤੀ ਦੀ ਸੂਚਨਾ 
ਮਿਲੀ ਦਸੀ ਗਈ ਹੈ। ਫਿਰ ਸ਼ੁੰਭ ਆਪਣੇ ਸੈਨਾ ਨਾਇਕਾਂ ਚੰਡ ਅਤੇ ਮੁੰਡ ਨੂੰ 
ਚਤੁਰੰਗਣੀ ਸੈਨਾ ਸਹਿਤ ਯੁੱਧ-ਭੂਮੀ ਨੂੰ ਭੇਜਦਾ ਹੈ। ਭਿਆਨਕ ਯੁੱਧ ਕਰਨ ਉਪਰੰਤ 
ਦੋਵੇਂ ਦੈਂਤ ਨਾਇਕ ਮਾਰੇ ਜਾਂਦੇ ਹਨ। ਮੂਲ ਕਥਾ ਦੇ ੮੬ਵੇ' ਅਤੇ ੮੭ਵੇ' ਅਧਿਆਵਾਂ 
ਵਿਚ ਚੰਡ ਅਤੇ ਮੁੰਡ ਨਾਲ ਦੁਰਗਾ ਦਾ ਯੁੱਧ ਨਹੀਂ ਹੁੰਦਾ, ਸਗੋਂ ਉਸ ਦੇ ਮੌਥੇ ਵਿਚੋਂ 
ਪਰਗਟ ਹੋਈ ਭਿਆਨਕ ਮੁਖ ਵਾਲੀ ਕਾਲੀ ਨਾਲ ਹੁੰਦਾ ਹੈ। ਕਾਲੀ ਉਨ੍ਹਾਂ ਦੋਹਾਂ ਨੂੰ 
ਮਾਰ ਕੇ ਉਨ੍ਹਾਂ ਦਾ ਸਿਰ ਦੁਰਗਾ ਅਗੇ ਸੁਟਦੀ ਹੈ। 

ਪੰਜਵੇਂ ਅਧਿਆਇ ਦੇ ੫੨ ਛੰਦਾਂ ਵਿਚ ਦਸਿਆ ਗਿਆ ਹੈ ਕਿ ਚੰਡ ਅਤੇ ਮੁੰਡ 
ਦੇ ਮਾਰੇ ਜਾਣ ਤੋਂ ਬਾਦ ਸ਼ੁੰਭ-ਨਿਸ਼ੁੰਭ ਨੇ ਰਕਤਬੀਜ ਨਾਂ ਦੇ ਦੈਂਤ ਨੂੰ ਭਾਰੀ ਸੈਨਾ ਦੇ 
ਕੇ ਯੁੱਧ ਕਰਨ ਲਈ ਭੇਜਿਆ। ਦੁਰਗਾ ਅਤੇ ਰਕਤਬੀਜ ਦਾ ਘੋਰ ਯੁੱਧ ਹੋਇਆ। 
ਪੈਦਾ ਹੋਣ ਲਗੇ ਤਾਂ ਦੁਰਗਾ ਨੇ ਆਪਣੇ ਮਸਤਕ ਤੋਂ ਕਾਲੀ ਨੂੰ ਪਰਗਟ ਕਰ ਕੇ 
ਆਦੇਸ਼ ਦਿੱਤਾ ਕਿ ਉਹ ਰਕਤਬੀਜ ਦਾ ਲਹੂ ਪੀ ਕੇ ਬਧ ਕਰ ਦੇਵੇ। ਇਸ ਤਰ੍ਹਾਂ 
ਦੁਰਗਾ ਅਤੇ ਕਾਲੀ ਨੇ ਮਿਲ ਕੇ ਰਕਤਬੀਜ ਦਾ ਅੰਤ ਕਰ ਦਿੱਤਾ। ਮੂਲ ਕਥਾ 
(ਅਧਿਆਇ ੮੮) ਵਿਚ ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਰਕਤਬੀਜ ਨੂੰ 
ਤੁਰੰਤ ਯੁੱਧ-ਭੂਮੀ ਨੂੰ ਨਹੀਂ ਭੇਜਿਆ ਜਾਂਦਾ ਸਗੋਂ ਦੈਂਤਾਂ ਦੀ ਹਾਲਤ ਨੂੰ ਪਤਲਾ ਵੇਖ 
ਕੇ ਰਕਤਬੀਜ ਯੁੱਧ-ਭੂਮੀ ਵਿਚ ਕੁਦ ਪਿਆ ਅਤੇ ਅੰਤ ਵਿਚ ਮਾਰਿਆ ਗਿਆ। ਇਸ 
ਚੰਡੀ ਚਰਿਤੁ ਵਿਚ ਅਧਿਕ ਬਲ ਯੁੱਧ-ਵਰਣਨ ਦੇ ਸੁਭਾਵਿਕ ਅਤੇ ਯੁਗ ਅਨੁਸਾਰੀ 
ਰੂਪ ਉਤੇ ਦਿੱਤਾ ਗਿਆ ਹੈ ਅਤੇ ਅਮਾਨਵੀ ਸ਼ਕਤੀਆਂ ਦੀ ਅਣਹੋਂਦ ਕਾਰਨ ਅਧਿਕ 
ਪੇਰਨਾ-ਦਾਇਕ ਸਿੱਧ ਹੋਇਆ ਹੈ। 


੩0 ਛੰਦਾਂ ਦੇ ਛੇਵੇਂ ਅਧਿਆਇ ਵਿਚ ਰਚੈਤਾ ਨੇ ਦਸਿਆ ਹੈ ਕਿ ਰਕਤਬੀਜ ਦੇ 
ਮਾਰੇ ਜਾਣ ਅਤੇ ਦੈਂਤ ਦਲ ਦੀ ਹੋਈ ਹਾਰ ਤੋਂ' ਕ੍ਰੋਧਿਤ ਹੋਏ ਦੋਵੇਂ ਦੈਂਤ ਨਾਇਕ ਸ਼ੁੰਭ 
ਅਤੇ ਨਿਸ਼ੁੰਭ ਵਿਸ਼ਾਲ ਸੈਨਾ ਲੈ ਕੇ ਯੁੱਧ-ਭੂਮੀ ਨੂੰ ਜਾਂਦੇ ਹਨ। ਦੁਰਗਾ ਅਤੇ ਕਾਲੀ 
ਦੈਂਤ ਸੈਨਾ ਨਾਲ ਖੂਬ ਯੁੱਧ ਕਰਦੀਆਂ ਹਨ। ਇਸ ਭਿਆਨਕ ਯੁੱਧ ਨੂੰ ਵੇਖ ਕੇ 
ਵਿਸ਼ਲੂ ਆਦਿ ਦੇਵਤੇ ਵੀ ਡਰ ਜਾਂਦੇ ਹਨ ਅਤੇ ਦੇਵੀ ਦੀ ਸਹਾਇਤਾ ਲਈ ਹੋਰ 
ਦੇਵ-ਸ਼ਕਤੀਆਂ ਭੇਜਦੇ ਹਨ ਜੋ ਦੁਰਗਾ ਵਿਚ ਲੀਨ ਹੋ ਜਾਂਦੀਆਂ ਹਨ। ਦੁਰਗਾ ਅਤੇ 
ਦੈਂਤ ਰਾਜੇ ਨਿਸ਼ੁੰਭ ਦਾ ਘੋਰ ਯੁੱਧ ਹੁੰਦਾ ਹੈ ਅਤੇ ਅੰਤ ਵਿਚ ਨਿਸ਼ੁੰਭ ਦੇਵੀ ਹੱਥੋਂ 
ਮਾਰਿਆ ਜਾਂਦਾ ਹੈ। ਮੂਲ ਕਥਾ (ਅਧਿਆਇ ੮੯) ਵਿਚ ਦੋਵੇਂ ਦੈਂਤ ਨਾਇਕ, ਸ਼ੁੰਭ 
ਅਤੇ ਨਿਸ਼ੁੰਭ, ਇਕਠਿਆਂ ਯੁੱਧ ਕਰਦੇ ਹਨ। 'ਚੰਡੀ ਚਰਿਤ੍ਰ” ਦਾ ਯੁੱਧ ਵਰਣਨ 
ਅਧਿਕ ਪ੍ਰਭਾਵਸ਼ਾਲੀ ਅਤੇ ਸਜੀਵ ਹੈ। 

ਸੱਤਵਾਂ ਅਧਿਆਇ ੨੨ ਛੰਦਾਂ ਦਾ ਹੈ। ਇਸ ਵਿਚ ਰਚੈਤਾ ਨੇ ਦਸਿਆ ਹੈ ਕਿ 
ਸ਼ੁੰਭ ਨੂੰ ਜਦੋਂ ਆਪਣੀ ਸੈਨਾ ਦੀ ਹਾਰ ਅਤੇ ਭਰਾ ਦੇ ਬੱਧ ਦਾ ਸਮਾਚਾਰ ਮਿਲਦਾ ਹੈ 
ਤਾਂ ਉਹ ਕ੍ਰੋਧਿਤ ਹੋ ਕੇ ਆਪਣੀ ਸਾਰੀ ਸੈਨਿਕ ਸ਼ਕਤੀ ਨਾਲ ਯੁੱਧ ਵਿਚ ਕੁਦ ਪੈਂਦਾ 
ਹੈ ਅਤੇ ਆਪਣੇ ਭਰਾ ਦੀ ਲਾਸ਼ ਨੂੰ ਵੇਖ ਕੇ ਬਿਹਬਲ ਹੋ ਜਾਂਦਾ ਹੈ। ਅੰਤ ਵਿਚ 
ਭਿਆਨਕ ਯੁੱਧ ਉਪਰੰਤ ਦੁਰਗਾ ਸ਼ੁੰਭ ਦੇ ਦੋ ਟੁਕੜੇ ਕਰ ਕੇ ਧਰਤੀ ਉਤੇ ਸੁੱਟ ਦਿੰਦੀ 
ਹੈ। ਮੂਲ ਕਥਾ (ਅਧਿਆਇ ੯0) ਨਾਲ ਸ਼ੁੰਭ ਦੇ ਯੁੱਧ-ਪ੍ਰਸੰਗ ਦੀ ਘਟਨਾ-ਗਤ 
ਕਾਫੀ ਸਮਾਨਤਾ ਹੈ? ਪਰ ਵਰਣਨ ਵਿਚ ਬਹੁਤ ਅੰਤਰ ਹੈ। 'ਚੰਡੀ ਚਰਿਤੁ` ਦਾ ਯੁੱਧ 
ਸੁਭਾਵਿਕ ਹੀ ਨਹੀਂ, ਮਾਨਵੀ ਗੁਣਾਂ ਨਾਲ ਭਰਪੂਰ ਹੈ ਅਤੇ ਉਸ ਵਕਤ ਦੀਆਂ 
ਹਾਲਤਾਂ ਨੂੰ ਮੁਖ ਰਖ ਕੇ ਲਿਖਿਆ ਗਿਆ ਹੈ। 

ਅੰਤਿਮ ਅਧਿਆਇ ਵਿਚ ਕੇਵਲ ਨੌਂ ਛੰਦ ਹਨ। ਦੇਵਤੇ ਮਿਲ ਕੇ ਦੇਵੀ ਦੀ 
ਉਸਤਤਿ ਕਰਦੇ ਹਨ। ਅੰਤ ਤੇ ਰਚੈਤਾ ਵਰ-ਯਾਚਨਾ ਕਰਦਾ ਹੈ (੨੩੧)। ਇਹ 
ਰਚਨਾ 'ਕੌਤਕ ਹੇਤ” ਕੀਤੀ ਗਈ ਹੈ। ਕੌਤਕ ਤੋਂ ਭਾਵ ਹੈ ਸਾਧਾਰਨ ਜਨਤਾ ਨੂੰ 
ਵਕਤ ਦੀ ਬਲਸ਼ਾਲੀ ਸਰਕਾਰ ਵਿਰੁੱਧ ਬਗਾਵਤ ਲਈ ਤਿਆਰ ਕਰਨਾ ਅਤੇ ਆਪਣੀ 
ਸੁਤੰਤਰਤਾ ਨੂੰ ਹਾਸਲ ਕਰਨ ਲਈ ਸਿਰ ਨੂੰ ਤਲੀ ਉਪਰ ਧਰ ਲੈਣਾ। ਇਸ 
ਅਧਿਆਇ ਵਿਚ ਕੋਈ ਖ਼ਾਸ ਕਥਾ-ਸੂਤਰ ਨਹੀਂ, ਇਸ ਲਈ ਮੂਲ ਕਥਾ ਤੋਂ ਇਹ 
ਵਰਣਨ ਲਗਭਗ ਸੁਤੰਤਰ ਹੈ। 

ਰਚੈਤਾ ਦੇ ਕਥਨ ਅਨੁਸਾਰ ਇਹ ਰਚਨਾ ਕਬਿੱਤਾਂ ਵਿਚ ਲਿਖੀ ਅਤੇ ਰਦੁਮਈ 
ਰਸ ਵਾਲੀ ਹੈ--'ਚੰਡੀ ਚਰਿਤੁ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦੁਮਈ ਹੈ।” 


ਪਰ ਇਸ ਵਿਚਲੇ ਸਾਰੇ ਦੇ ਸਾਰੇ ੨੩੩ ਛੰਦ ਕਬਿੱਤ ਨਹੀਂ ਹਨ, ਸਗੋਂ ਸਵੈਯਾ, 
ਦੋਹਰਾ, ਸੋਰਠਾ, ਤੋਟਕ, ਰੇਖਤਾ, ਪੁਨਹੇ ਆਦਿ ਛੰਦਾਂ ਦੀ ਵੀ ਵਰਤੋਂ ਹੋਈ ਹੈ। 
ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਯੁਂਧ-ਵਰਣਨ ਵਿਚ ਉਕਤੀ ਦੇ ਚਮਤਕਾਰ ਅਤੇ 
ਅਲੰਕਾਰਾਂ ਦੀ ਸਜਾਵਟ ਦਾ ਖਾਸ ਧਿਆਨ ਰਖਿਆ ਗਿਆ ਹੈ। ਕਾਵਿ ਕੌਸ਼ਲ ਦੀ 
ਦ੍ਰਿਸ਼ਟੀ ਤੋਂ ਇਹ ਉਤਮ ਰਚਨਾ ਹੈ। ਰਚੈਤਾ ਦੀ ਆਪਣੀ ਸਥਾਪਨਾ ਹੈ ਕਿ “ਰਤਨ 
ਪਰਮੁਦ ਕਰ ਬਚਨ ਚੀਨ ਤਾ ਮੈਂ ਗਚੌਂ। ਇਸ ਦੀ ਭਾਸ਼ਾ ਮੌਜੀ ਹੋਈ ਬੂਜ ਹੈ, ਅਰਬੀ 
ਫ਼ਾਰਸੀ ਦੀ ਸ਼ਬਦਾਵਲੀ ਵੀ ਵਰਤੀ ਮਿਲਦੀ ਹੈ। ਵੀਰ ਅਤੇ ਰੌਦੂ ਰਸਾਂ ਦੀ ਪ੍ਰਧਾਨਤਾ 
ਹੈ। 
੫. ਚੰਡੀ ਚਰਿਤ੍-੨ 

ਇਸ ਚੌਡੀ ਚਰਿਤਰ ਵਿਚ ਕੁਲ ੨੬੨ ਛੰਦ ਅਤੇ ਅਠ ਅਧਿਆਇ ਹਨ। 
ਪਹਿਲੇ ਚੰਡੀ ਚਰਿਤ੍ਰ ਵਿਚ ਮੂਲ ਸਰੋਤ ਵਲ ਸਪਸ਼ਟ ਸੈਕੇਤ ਹੈ ਪਰ ਇਸ ਚਰਿਤ੍ਰ 
ਦੇ ਮੂਲ ਸਰੋਤ ਸੰਬੰਧੀ ਕੋਈ ਸੈਕੇਤ ਨਹੀਂ ਮਿਲਦਾ। ਅਨੁਮਾਨ ਦੇ ਆਧਾਰ ਤੇ ਵੱਖ 
ਵੱਖ ਵਿਦਵਾਨਾਂ ਨੇ ਇਸ ਨੂੰ ਦੇਵੀ ਭਾਗਵਤ ਪੁਰਾਣ, ਮਾਰਕੌਡੇ ਪੁਰਾਣ (ਦੁਰਗਾ 
ਸਪਤਸ਼ਤੀ) ਤੇ ਆਧਾਰਿਤ ਮੰਨਿਆ ਹੈ। ਪਰ ਗੰਭੀਰਤਾ ਨਾਲ ਵੇਖਣ ਤੇ ਇਹ 
ਮਾਰਕੰਡੇ ਪੁਰਾਣ ਦੇ ਅਧਿਕ ਨੇੜੇ ਪ੍ਰਤੀਤ ਹੁੰਦਾ ਹੈ। ਪਹਿਲੇ ਚੰਡੀ ਚਰਿਤਰ ਵਿਚ 
ਉਕਤੀ ਯੁਕਤੀ ਨਾਲ ਚੰਡੀ ਦਾ ਚਰਿਤੁ ਉਲੀਕਿਆ ਗਿਆ ਹੈ ਪਰ ਇਸ ਵਿਚ ਯੁੱਧ 
ਵਰਣਨ ਅਧਿਕ ਹੋਇਆ ਹੈ ਅਤੇ ਉਹ ਵੀ ਸਿੱਧਾ, ਸਪਸ਼ਟ। ਯੁੱਧ ਦੀ ਗਤਿ 
ਅਨੁਸਾਰ ਇਸ ਵਿਚ ਨਿੱਕੇ ਨਿੱਕੇ ਅਤੇ ਤੀਬਰ ਗਤਿ ਵਾਲੇ ਛੰਦਾਂ ਦੀ ਵਰਤੋ' ਹੋਈ 
ਹੈ। 

ਪਹਿਲੇ ਅਧਿਆਇ ਵਿਚ ਕੁਲ ੩੮ ਛੰਦ ਹਨ। ਬਿਨਾ ਕਿਸੇ ਪੁਕਾਰ ਦੀ 
ਭੂਮਿਕਾ, ਪ੍ਰਸਤਾਵਨਾ ਜਾਂ ਮੰਗਲਾਚਰਣ ਦੇ ਇਸ ਦਾ ਆਰੰਭ ਕੀਤਾ ਗਿਆ ਹੈ। 
ਪਹਿਲੀ ਘਟਨਾ ਮਹਿਖਾਸੁਰ ਦੇ ਸ਼ਕਤੀਵਾਨ ਹੋਣ ਦਾ ਉਲੇਖ ਕਰਦੀ ਹੈ। ਸਿੱਟੇ ਵਜੋਂ 
ਸਾਰੇ ਦੇਵਤੇ ਭੈਭੀਤ ਹੋ ਕੇ ਅਤੇ ਯੋਗੀਆਂ ਦਾ ਭੇਸ ਧਾਰ ਕੇ ਕੈਲਾਸ਼ ਪਰਬਤ 'ਤੇ 
ਜਾਂਦੇ ਹਨ। ਉਥੇ ਉਹ ਦੁਰਗਾ ਦੇਵੀ ਦੀ ਉਸਤਤਿ ਕਰਦੇ ਹਨ ਅਤੇ ਦੇਵੀ ਪੁਸੰਨ ਹੋ 
ਕੇ ਉਨ੍ਹਾਂ ਦੀ ਹਡ ਬੀਤੀ ਸੁਣਦੀ ਹੈ। ਫਿਰ ਸ਼ਸਤ੍ਰ ਧਾਰਨ ਕਰ ਕੇ ਸਿੰਘ ਦੀ ਸਵਾਰੀ 
ਕਰਦੀ ਹੋਈ ਦੇਵਤਿਆਂ ਦੀ ਮੌਦਦ ਲਈ ਯੁੱਧ-ਭੂਮੀ ਨੂੰ ਚਾਲੇ ਪਾਂਦੀ ਹੈ। ਮਹਿਖਾਸੁਰ 
ਅਤੇ ਦੇਵੀ ਦਾ ਯੁੱਧ ਸ਼ੁਰੂ ਹੁੰਦਾ ਹੈ। ਦੇਵੀ ਕ੍ਰੋਧ ਵਿਚ ਆ ਕੇ ਮਹਿਖਾਸੁਰ ਦਾ ਵੱਧ 


ਕਰ ਦਿੰਦੀ ਹੈ ਅਤੇ ਦੈਂਤ ਸੈਨਾ ਹਾਰ ਜਾਂਦੀ ਹੈ। ਮਾਰਕੇਡੇ ਪੁਰਾਣ (੮੨ ਅਤੇ ੮੩ 
ਅਧਿ.) ਦੀ ਮੂਲ ਕਥਾ ਦਾ ਵਿਵਰਣ ਇਸ ਚਰਿਤ੍ਰ ਵਿਚ ਨਹੀਂ ਦਿੱਤਾ ਹੋਇਆ। 
ਦੇਵੀ ਦੇ ਸੁਆਸਾਂ ਤੋਂ ਗਣਾਂ ਦਾ ਪੈਦਾ ਹੋਣਾ, ਮਹਿਖਾਸੁਰ ਦਾ ਯੁੱਧ ਦੌਰਾਨ ਕਈ ਰੂਪ 
ਧਾਰਨ ਕਰਨਾ ਅਤੇ ਦੇਵੀ ਦਾ ਮਦਿਰਾ ਸੇਵਨ ਕਰਨਾ ਆਦਿ ਘਟਨਾਵਾਂ ਦਾ ਇਸ 
ਚੰਡੀ ਚਰਿਤੁ ਵਿਚ ਵਰਣਨ ਨਹੀਂ ਹੋਇਆ। 

੨੬ ਛੰਦਾਂ ਦੇ ਦੂਜੇ ਅਧਿਆਇ ਵਿਚ ਪਹਿਲਾਂ ਦਸਿਆ ਗਿਆ ਹੈ ਕਿ 
ਮਹਿਖਾਸੁਰ ਦੀ ਮ੍ਰਿਤੂ ਤੋਂ ਬਾਦ ਸ਼ੁੰਭ-ਨਿਸ਼ੁੰਭ ਨਾਂ ਦੇ ਦੈਂਤ ਪੈਦਾ ਹੋਏ। ਉਨ੍ਹਾਂ ਨੇ 
ਦੇਵਤਿਆਂ ਤੋਂ ਰਾਜ ਖੋਹ ਲਿਆ। ਹਾਰੇ ਹੋਏ ਦੁਖੀ ਦੇਵਤੇ ਚੰਡੀ ਦੀ ਸ਼ਰਨ ਵਿਚ 
ਆਏ। ਦੇਵਤਿਆਂ ਦੀ ਪ੍ਰਾਰਥਨਾ ਸੁਣ ਕੇ ਦੇਵੀ ਯੁੱਧ ਲਈ ਮੈਦਾਨ ਵਿਚ ਆਈ। 
ਦੈਂਤਾਂ ਵਲੋਂ ਧੂਮੂ ਲੋਚਨ ਯੁੱਧ-ਭੂਮੀ ਵਿਚ ਨਿਤਰਿਆ। ਦੋਹਾਂ ਦਲਾਂ ਦਾ ਭਿਆਨਕ ਯੁੱਧ 
ਹੋਇਆ। ਦੇਵੀ ਅਤੇ ਉਸਦੇ ਵਾਹਨ ਸਿੰਘ ਨੇ ਵੈਰੀ ਦਲ ਦਾ ਬਹੁਤ ਨਾਸ਼ ਕੀਤਾ। 
ਅੰਤ ਵਿਚ ਕਾਲੀ ਨੇ ਧੂਮੂ ਲੋਚਨ ਨੂੰ ਮਾਰ ਦਿੱਤਾ। ਹਾਰੀ ਹੋਈ ਦੈਂਤ ਸੈਨਾ ਨੇ ਸ਼ੁੰਭ 
ਨੂੰ ਧੂਮੂ ਲੋਚਨ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ। ਮੂਲ ਕਥਾ (ਅਧਿਆਇ ੮੪, 
੮੫ ਅਤੇ ੮੬) ਵਿਚ ਜਿਨ੍ਹਾਂ ਘਟਨਾਵਾਂ ਦਾ ਉਲੇਖ ਹੋਇਆ ਹੈ, ਉਹ ਇਸ ਚੰਡੀ 
ਚਰਿਤਰ ਵਿਚ ਵੀ ਨਹੀਂ ਮਿਲਦੀਆਂ। ਧੂਮੂ ਲੋਚਨ ਵੀ ਉਥੇ ਦੇਵੀ ਨਾਲ ਯੁੱਧ 
ਕਰਦਿਆਂ ਨਹੀਂ ਮਰਦਾ ਸਗੋਂ ਉਸ ਦੀ ਹੁੰਕਾਰ ਨਾਲ ਹੀ ਨਸ਼ਟ ਹੋ ਜਾਂਦਾ ਹੈ। ਫਿਰ 
ਦੇਵੀ ਦਾ ਵਾਹਨ ਸ਼ੇਰ ਹੀ ਸਾਰੀ ਦੈਂਤ ਸੈਨਾ ਦਾ ਵਿਨਾਸ਼ ਕਰਦਾ ਹੈ। 

ਤੀਜੇ ਅਧਿਆਇ ਦੇ ੧੩ ਛੰਦਾਂ ਵਿਚ ਚੰਡ ਅਤੇ ਮੁੰਡ ਨਾਂ ਦੇ ਦੈਂਤਾਂ ਦੇ ਯੁੱਧ 
ਅਤੇ ਬਧ ਦਾ ਵਰਣਨ ਹੋਇਆ ਹੈ। ਧੂਮੂ ਲੋਚਨ ਦੀ ਮ੍ਰਿਤੂ ਤੋਂ ਬਾਦ ਸ਼ੁੰਭ ਚੰਡ ਅਤੇ 
ਮੁੰਡ ਨਾਂ ਦੇ ਨਾਇਕਾਂ ਨੂੰ ਯੁੱਧ ਲਈ ਭੇਜਦਾ ਹੈ। ਧੂਮੂ ਲੋਚਨ ਨੂੰ ਮਾਰਨ ਤੋਂ ਬਾਦ 
ਚੰਡੀ ਕੈਲਾਸ਼ ਪਰਬਤ ਵਲ ਜਾਂਦੀ ਹੈ। ਦੈਂਤ ਨਾਇਕ ਧੂਮੂ ਲੋਚਨ ਦੀ ਸੈਨਾ ਦੇ ਉਨ੍ਹਾਂ 
ਸੈਨਿਕਾਂ ਨੂੰ, ਜਿਨ੍ਹਾਂ ਨੇ ਪਹਿਲਾਂ ਦੇਵੀ ਨੂੰ ਦੇਖਿਆ ਹੋਇਆ ਸੀ, ਗੁਪਤਚਰ ਬਣਾ ਕੇ 
ਉਸ ਦਾ ਥੇਹ-ਠਿਕਾਣਾ ਜਾਣਨ ਲਈ ਕੈਲਾਸ਼ ਪਰਬਤ ਉਤੇ ਭੇਜਦੇ ਹਨ। ਚੰਡੀ ਨਵੀਂ 
ਦੈਂਤ ਸੈਨਾ ਨੂੰ ਆਇਆ ਵੇਖ ਕੇ ਯੁੱਧ-ਭੂਮੀ ਵਿਚ ਪਹੁੰਚ ਜਾਂਦੀ ਹੈ। ਘੋਰ ਯੁੱਧ ਹੁੰਦਾ 
ਹੈ। ਅੰਤ ਵਿਚ ਕਾਲੀ ਦੋਹਾਂ ਸੈਨਾ-ਨਾਇਕਾਂ ਨੂੰ ਮਾਰ ਦਿੰਦੀ ਹੈ ਅਤੇ ਦੈਂਤ ਦਲ ਦਾ 
ਸੰਘਾਰ ਕਰਦੀ ਹੈ। ਮੂਲ ਕਥਾ (ਅਧਿਆਇ ੮੬ ਅਤੇ ੮੭) ਵਿਚ ਕਾਲੀ ਰਾਹੀਂ 
ਦੈਂਤ ਪੌਖ ਦੇ ਸੈਨਿਕਾਂ ਦੇ ਖਾਏ ਜਾਣ ਦਾ ਵਰਣਨ ਵਿਸਤਾਰ ਨਾਲ ਹੋਇਆ ਹੈ। 


੪੫ ਛੰਦਾਂ ਦੇ ਚੌਥੇ ਅਧਿਆਇ ਵਿਚ ਰਕਤਬੀਜ ਦੇ ਯੁੱਧ ਦਾ ਵਰਣਨ ਹੋਇਆ 
ਹੈ। ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋ ਬਾਦ ਦੈਂਤ ਰਾਜਾ ਸ਼ੁੰਭ ਨੇ ਆਪਣੇ ਭਰਾ 
ਨਿਸ਼ੁੰਭ ਨਾਲ ਸਲਾਹ ਕਰਕੇ ਰਕਤਬੀਜ ਨਾਂ ਦੇ ਸੈਨਾ-ਨਾਇਕ ਨੂੰ ਬਹੁਤ ਵੱਡੀ ਸੈਨਾ 
ਦੇ ਕੇ ਯੁੱਧ ਕਰਨ ਲਈ ਭੇਜਿਆ। ਚੰਡੀ ਵੀ ਦੈਂਤਾਂ ਦੀ ਫੌਜ ਦਾ ਰੌਲਾ ਸੁਣ ਕੇ 
ਪਰਬਤ ਤੋਂ ਹੇਨਾਂ ਉਤਰ ਆਈ ਅਤੇ ਰਕਤਬੀਜ ਨਾਲ ਘੋਰ ਯੁੱਧ ਸ਼ੁਰੂ ਕਰ ਦਿੱਤਾ। 
ਰਕਤਬੀਜ ਕਈ ਰੂਪ ਧਾਰਨ ਕਰਦਾ, ਪਰ ਦੇਵੀ ਸਭ ਨੂੰ ਮਾਰ ਦਿੰਦੀ। ਕਾਲੀ 
ਰਕਤਬੀਜ ਦੀਆਂ ਧਰਤੀ ਉਤੇ ਡਿਗੀਆਂ ਸਾਰੀਆਂ ਬੂੰਦਾਂ ਨੂੰ ਪੀ ਗਈ। ਲਹੂ ਦੇ 
ਵਗਣ ਨਾਲ ਰਕਤਬੀਜ ਸਿਥਲ ਹੋਕੇ ਧਰਤੀ ਉਤੇ ਡਿਗ ਪਿਆ ਅਤੇ ਮਰ ਗਿਆ। 
ਮੂਲ ਕਥਾ (ਅਧਿਆਇ ੮੮) ਵਿਚ ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਘੋਰ 
ਯੁੱਧ ਵਿਚ ਦੈਂਤਾਂ ਦੀ ਹੋ ਰਹੀ ਹਾਰ ਨੂੰ ਵੇਖ ਕੇ ਰਕਤਬੀਜ ਯੁੱਧ ਆਰੰਭ ਕਰਦਾ 
ਹੈ। ਮੂਲ ਕਥਾ ਨਾਲੋਂ ਇਸ ਚਰਿਤ੍ਰ ਵਿਚ ਯੁੱਧ ਵਰਣਨ ਅਧਿਕ ਅਤੇ ਸਜੀਵ 
ਹੋਇਆ ਹੈ। 

ਪੰਜਵੇਂ ਅਧਿਆਇ ਵਿਚ ਕੁਲ ੩੪ ਛੰਦ ਹਨ। ਇਸ ਵਿਚ ਨਿਸ਼ੁੰਭ ਦਾ ਯੁੱਧ- 
ਵਰਣਨ ਹੈ। ਰਕਤਬੀਜ ਦੇ ਮਾਰੇ ਜਾਣ ਦੀ ਗੌਲ ਸੁਣ ਕੇ ਸ਼ੁੰਭ ਅਤੇ ਨਿਸ਼ੁੰਭ ਆਪਣੀ 
ਸੈਨਾ ਲੈ ਕੇ ਯੁੱਧ ਖੇਤਰ ਵਿਚ ਆ ਜਾਂਦੇ ਹਨ। ਆਪਣੀ ਹਾਰ ਵੇਖ ਕੇ ਸ਼ੁੰਭ ਬਹੁਤ 
ਆਦੇਸ਼ ਦਿੱਤਾ। ਨਿਸ਼ੁੰਭ ਆਪਣੀ ਵਿਸ਼ਾਲ ਸੈਨਾ ਸਹਿਤ ਯੁੱਧ-ਭੂਮੀ ਵਲ ਤੁਰ ਪਿਆ, 
ਸ਼ਿਵ ਨੇ ਇੰਦਰ ਨੂੰ ਸਲਾਹ ਕਰਨ ਲਈ ਬੁਲਾ ਲਿਆ ਅਤੇ ਦੁਰਗਾ ਦੀ ਜਿਤ ਦੇ 
ਉਪਾ ਸੋਚਣ ਲਗੇ। ਫੈਸਲਾ ਹੋਇਆ ਕਿ ਸਾਰੇ ਦੇਵਤੇ ਆਪਣੀਆਂ ਸ਼ਕਤੀਆਂ ਦੁਰਗਾ 
ਦੀ ਸਹਾਇਤਾ ਲਈ ਭੇਜਣ। ਉਨ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਕਰ ਕੇ ਦੁਰਗਾ ਅਤੇ 
ਸਿੰਘ ਨੇ ਖੂਬ ਯੁੱਧ ਕੀਤਾ। ਸਿੱਟੇ ਵਜੋਂ ਨਿਸ਼ੁੰਭ ਮਾਰਿਆ ਗਿਆ ਅਤੇ ਦੈਂਤ ਫੌਜ ਭੱਜ 
ਗਈ। ਮੂਲ ਕਥਾ (ਅਧਿਆਇ ੮੯) ਵਿਚ ਸ਼ੁੰਭ ਅਤੇ ਨਿਸ਼ੁੰਭ ਦੋਵੇਂ ਦੇਵੀ ਨਾਲ ਯੁੱਧ 
ਕਰਦੇ ਹਨ। 

੬੩ ਛੰਦਾਂ ਦੇ ਛੇਵੇਂ ਅਧਿਆਇ ਵਿਚ ਸ਼ੁੰਭ ਦੇ ਬਧ ਦੀ ਕਥਾ ਦਰਜ ਹੈ। 
ਆਪਣੇ ਭਰਾ ਦੇ ਮਾਰੇ ਜਾਣ 'ਤੇ ਸ਼ੁੰਭ ਖ਼ੁਦ ਆਪਣੀ ਵਿਸ਼ਾਲ ਸੈਨਾ ਸਹਿਤ ਯੁੱਧ-ਭੂਮੀ 
ਵਿਚ ਆ ਪਹੁੰਚਦਾ ਹੈ। ਵਾਤਾਵਰਣ ਉਤੇ ਗੰਭੀਰ ਪ੍ਰਭਾਵ ਪੈਂਦਾ ਹੈ। ਘੋਰ ਯੁੱਧ ਵਿਚ 
ਮਾਰੀ ਗਈ ਆਪਣੀ ਵਿਸ਼ਾਲ ਸੈਨਾ ਦੇ ਦੁਰ-ਹਾਲ ਨੂੰ ਵੇਖ ਕੇ ਸ਼ੁੰਭ ਸ਼ਿਵ ਦਾ 
ਧਿਆਨ ਧਰਦਾ ਹੈ। ਉਧਰ ਦੁਰਗਾ ਨੇ ਦੂਤੀ ਨੂੰ ਸ਼ਿਵ ਪਾਸ ਭੇਜਿਆ ਕਿ ਉਹ ਦੈਂਤ 


ਰਾਜੇ ਨੂੰ ਯੁੱਧ ਛੱਡਣ ਲਈ ਆਦੇਸ਼ ਦੇਵੇ। ਦੈਂਤ ਰਾਜਾ ਨੇ ਯੁੱਧ ਛਡਣੌ ਨਾਂਹ ਕਰ 
ਦਿੱਤੀ ਅਤੇ ਉਥੇ ਜਾ ਡਟਿਆ ਜਿਥੇ ਦੁਰਗਾ ਖੜੋਤੀ ਸੀ। ਘੋਰ ਯੁੱਧ ਉਪਰੰਤ ਸ਼ੁੰਭ 
ਮਾਰਿਆ ਗਿਆ। ਮੂਲ ਕਥਾ (੮੮ ਅਧਿਆਇ) ਨਾਲੋਂ ਇਹ ਪ੍ਰਸੰਗ ਸੁਤੰਤਰ ਜਿਹਾ 
ਹੋ ਕੇ ਚਲਿਆ ਹੈ। ਸ਼ਿਵ ਨੂੰ ਦੂਤ ਬਣਾ ਕੇ ਭੇਜਣ ਦੀ ਗੱਲ ਮੂਲ ਕਥਾ ਵਿਚ 
ਰਕਤਬੀਜ ਦੇ ਪੁਸੰਗ ਵਿਚ ਆਈ ਹੈ। 

ਸੱਤਵੇਂ ਅਧਿਆਇ ਦੇ ੩੭ ਛੰਦਾਂ ਵਿਚ ਦੇਵੀ ਦੀ ਉਸਤਤਿ ਕੀਤੀ ਗਈ ਹੈ। 
ਦੇਵੀ ਨੂੰ ਜਿਤ ਦਾ ਤਿਲਕ ਵੀ ਦਿੱਤਾ ਗਿਆ ਹੈ। ਮੂਲ-ਕਥਾ (੯੧ ਅਧਿਆਇ) 
ਵਿਚ ਵੀ ਦੇਵੀ ਉਸਤਤਿ ਹੋਈ ਹੈ। ਅੰਤਰ ਇਹ ਹੈ ਕਿ ਮੂਲ-ਕਥਾ ਵਿਚ ਦੇਵੀ ਦੇ 
ਸਾਰੇ ਰੂਪਾਂ ਅਤੇ ਕਲਪਨਾਵਾਂ ਵਿਚ ਉਸਤਤਿ ਕੀਤੀ ਗਈ ਹੈ ਜਦ ਕਿ ਇਸ ਚਰਿਤੁ 
ਵਿਚ ਅਧਿਕਤਰ ਉਸ ਦੇ ਦੈਂਤ-ਸੰਘਾਰੀ ਅਤੇ ਸਾਧੂ-ਉਬਾਰੀ ਰੂਪ ਨੂੰ ਉਘਾੜਿਆ 
ਗਿਆ ਹੈ। 

ਛੇ ਛੰਦਾਂ ਦੇ ਔਠਵੇਂ ਅਧਿਆਇ ਵਿਚ ਚੰਡੀ ਦੀ ਉਸਤਤਿ ਦੇ ਨਾਲ ਇਸ 
ਚਰਿਤ੍ਰ ਕਥਾ ਦਾ ਮਹਾਤਮ ਵੀ ਦਸਿਆ ਗਿਆ ਹੈ। ਇਸ ਮਹਾਤਮ ਦਾ ਮੂਲ ਆਧਾਰ 
ਮਾਰਕੌਡੇ ਪੁਰਾਣ ਦਾ ੯੨ਵਾਂ ਅਧਿਆਇ ਹੈ ਜਿਸ ਵਿਚ ਦੇਵੀ ਦੇਵਤਿਆਂ ਨੂੰ ਆਪਣਾ 
ਮਹਾਤਮ ਖ਼ੁਦ ਦਸਦੀ ਹੈ। 

ਸਪਸ਼ਟ ਹੈ ਕਿ ਇਸ ਚਰਿਤੂ-ਕਥਾ ਦੇ ਮੁੱਖ ਕਥਾ-ਸੂਤਰ ਮਾਰਕੌਡੇ ਪੁਰਾਣ ਤੋਂ 
ਹੀ ਲਏ ਗਏ ਹਨ। ਇਸ ਚਰਿਤੁ ਵਿਚ ਰਚੈਤਾ ਦੀ ਰੁਚੀ ਅਧਿਕਤਰ ਯੁਂਧ-ਵਰਣਨ 
ਵਲ ਰਹੀ ਹੈ ਅਤੇ ਯੁੱਧ-ਵਰਣਨ ਵੀ ਬੜਾ ਸੁਭਾਵਿਕ, ਸਜੀਵ ਅਤੇ ਯੁਗ ਅਨੁਸਾਰੀ 
ਹੈ। ਇਸ ਰਚਨਾ ਨੂੰ ਖੰਡ-ਕਾਵਿ ਕਿਹਾ ਜਾ ਸਕਦਾ ਹੈ। ਇਸ ਵਿਚ ਵੀਰ ਰਸ ਦੀ 
ਪੁਧਾਨਤਾ ਹੈ; ਰੌਦੂ, ਭਿਆਨਕ ਅਤੇ ਵੀਭਤਸ ਰਸਾਂ ਦੀ ਹੋਂਦ ਵੀ ਮਿਲ ਜਾਂਦੀ ਹੈ। 
ਨਿਰਰਥਕ ਸ਼ਬਦ ਸਿਰਜਨਾ ਯੁੱਧ ਦਾ ਵਾਤਾਵਰਣ ਪੈਦਾ ਕਰਨ ਵਿਚ ਸਹਾਇਕ ਹੋਈ 
ਹੈ। ਇਸ ਵਿਚ ਡੇਢ ਦਰਜਨ ਦੇ ਕਰੀਬ ਛੰਦਾਂ ਦੀ ਵਰਤੋ' ਹੋਈ ਹੈ। ਪ੍ਰਧਾਨਤਾ 
ਭੁਜੰਗ ਪੁਯਾਤ ਛੰਦ ਦੀ ਹੈ। ਯੁੱਧ ਦੀ ਗਤਿ ਅਨੁਸਾਰ ਰਚਨਾ ਕਰਨ ਲਈ ਛੰਦਾਂ ਦੀ 
ਵਿਵਿਧਤਾ ਅਤੇ ਜਲਦੀ ਜਲਦੀ ਛੰਦਾਂ ਵਿਚ ਪਰਿਵਰਤਨ ਲਿਆਉਂਦਾ ਗਿਆ ਹੈ। 
ਇਸ ਕਰ ਕੇ ੫੭ ਵਾਰ ਛੰਦ ਪਰਿਵਰਤਨ ਹੋਇਆ ਹੈ ਅਤੇ ਯੁੱਧ-ਭੂਮੀ ਦੇ ਯਥਾਰਥ 
ਦ੍ਰਿਸ਼ ਪੇਸ਼ ਹੋ ਸਕੇ ਹਨ। ਇਸ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ, ਕਿਤੇ ਕਿਤੇ ਅਵਧੀ ਅਤੇ 
ਰਾਜਸਥਾਨੀ ਦੀ ਵਰਤੋ' ਵੀ ਹੋਈ ਹੈ। ਅਰਬੀ ਫ਼ਾਰਸੀ ਦੀ ਕੁਝ ਸ਼ਬਦਾਵਲੀ ਵੀ 
ਮਿਲ ਜਾਂਦੀ ਹੈ। ਭਾਸ਼ਾ ਦਾ ਸਮੁੱਚਾ ਸਰੂਪ ਓਜਮਈ ਹੈ। 


੬. ਵਾਰ ਦੁਰਗਾ ਕੀ 


ਕੁਲ ੫੫ ਪਉੜੀਆਂ ਦੀ ਇਹ ਰਚਨਾ ਪੰਜਾਬੀ ਭਾਸ਼ਾ ਵਿਚ ਲਿਖੀ ਹੋਈ ਹੈ। 
ਇਸ ਦੇ ਹੋਰ ਨਾਮਾਂਤਰ ਹਨ--ਚੰਡੀ ਦੀ ਵਾਰ, ਵਾਰ ਸੀ ਭਗਉਤੀ ਜੀ ਕੀ। ਇਸ 
ਦੇ ਉਪਲਬਧ ਛਪੇ ਹੋਏ ਪਾਠਾਂ ਵਿਚ ਕਿਸੇ ਪੁਕਾਰ ਦੀ ਕੋਈ ਅਧਿਆਇ-ਵੰਡ ਨਹੀਂ 
ਹੋਈ। ਪਰ ਪਟਨੇ ਵਾਲੀ ਬੀੜ ਵਿਚ ਇਸ ਦੇ ਛੇ ਅਧਿਆਇ ਬਣਾਏ ਗਏ ਹਨ 
ਅਤੇ ਅਧਿਆਇ ਅੰਤ 'ਤੇ ਪੁਸ਼ਪਿਕਾਵਾਂ ਵੀ ਲਿਖੀਆਂ ਹੋਈਆਂ ਹਨ। ਇਨ੍ਹਾਂ 
ਅਧਿਆਵਾਂ ਦਾ ਵੇਰਵਾ ਇਸ ਪੁਕਾਰ ਹੈ: 
ਅਧਿਆਇ ੧ ੧ ਤੋਂ ੨0 ਛੰਦ ਮਹਿਖਾਸੁਰ ਦੇ ਬਧ ਤਕ 
ਅਧਿਆਇ ੨ ੨੧ ਤੋਂ ੨੯ ਛੰਦ ਧੂਮੂ ਲੋਚਨ ਦੇ ਬਧ ਤਕ 
ਅਧਿਆਇ ੩ ੩0 ਤੋਂ ੩੨ ਛੰਦ ਚੰਡ ਅਤੇ ਮੁੰਡ ਦਾ ਬਧ 
ਅਧਿਆਇ ੪ ੩੩ ਤੋਂ ੪੩ ਛੰਦ ਰਕਤਬੀਜ ਦੇ ਬਧ ਤਕ 
ਅਧਿਆਇ ੫ ੪੪ ਤੋਂ ੫0 ਛੰਦ _ਨਿਸ਼ੁੰਭ ਦੇ ਬਧ ਤਕ 
ਅਧਿਆਇ ੬ ੫੧ ਤੋਂ ੫੫ ਛੰਦ ਸ਼ੁੰਭ ਦਾ ਬਧ 
ਇਸ ਵਿਚਲੀ ਪਹਿਲੀ ਪਉੜੀ ਮੰਗਲ ਸੂਚਕ ਹੈ ਅਤੇ ਸਿੱਖਾਂ ਦੀ ਨਿੱਤ ਕੀਤੀ 
ਜਾਣ ਵਾਲੀ ਅਰਦਾਸ ਦਾ ਆਰੈਭਿਕ ਭਾਗ ਹੈ: 
/ਨ#ਲ# ਭਗੰਤਾੰ ਮਰ ਕੰ ਨੁਰ ਨਾਨਕ ਲਲਾੰ /6%7ਲ/ 
/ਫਰ' #ਗਦ ਰੁਰ ਤੇ %ਮਰਦਾਸ਼ ਰਾ#ਦਾਨੈ ਹੱਲਾ ਸਹੰਣ/ 
#ਰਜਨ ਗਨ ਗੱਭੈਂਦ ਨੂੰ #ਸਰੰ ਨੰ ਗੰ ਰਾਏ) 
7 ਗਾਰ /ਨਰ੍‌ਸਨ ਆਣ ਨੰ /ਡਠੰ ਸਭ ਦੁਖ ਸਾਇ) 
ਤੰਗਾ ਝਹਾਦਰ /ਨਮਕਗਾੀਣੇ ਅਰ ਨਈਨੋਧ ਆਵੈ ਹਲ) 
#ਭ' ਬਾਣ ਗਏ ਸਹ/ਇ/ 5$/ 
ਇਸ ਦੀ ਦੂਜੀ ਪਉੜੀ ਵਿਚ ਪਰਮ ਸੱਤਾ ਨੂੰ ਸੈਬੋਧਿਤ ਕਰਦਿਆਂ ਕਿਹਾ 
ਗਿਆ ਹੈ ਕਿ ਪਹਿਲਾਂ ਖੰਡੇ (ਸ਼ਕਤੀ) ਦੀ ਸਿਰਜਨਾ ਹੋਈ ਅਤੇ ਫਿਰ ਉਸ ਤੋਂ ਸਾਰੇ 
ਸੰਸਾਰ ਦੀ ਰਚਨਾ ਹੋਈ। ਬੁਹਮਾ, ਵਿਸ਼ਣੂ ਅਤੇ ਸ਼ਿਵ ਨੂੰ ਸਿਰਜ ਕੇ ਫਿਰ ਕੁਦਰਤ 
ਦੀ ਲੀਲਾ ਰਚ ਦਿੱਤੀ। ਤਦ-ਉਪਰੰਤ ਸਮੁੰਦਰ, ਪਹਾੜ, ਧਰਤੀ ਬਣਾ ਕੇ ਬਿਨਾ ਥੰਮਾਂ 
ਦੇ ਆਕਾਸ਼ ਨੂੰ ਟਿਕਾਇਆ ਗਿਆ। ਫਿਰ ਦੇਵਤੇ ਅਤੇ ਦੈਂਤ ਪੈਦਾ ਕੀਤੇ ਅਤੇ ਉਨ੍ਹਾਂ 
ਵਿਚ ਪਰਸਪਰ ਦੁਅੰਦ ਚਲ ਪਿਆ। ਤੂੰ ਹੀ ਦੁਰਗਾ ਨੂੰ ਪੈਦਾ ਕਰ ਕੇ ਦੈਂਤਾ ਦਾ 


ਨਾਸ਼ ਕੀਤਾ। ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਰਾਵਣ ਨੂੰ ਤੀਰਾਂ 
ਨਾਲ ਮਾਰ ਦਿੱਤਾ। ਤੇਰੇ ਤੋਂ ਹੀ ਸ਼ਕਤੀ ਲੈ ਕੇ ਕ੍ਰਿਸ਼ਨ ਨੇ ਕੰਸ ਅਤੇ ਕੇਸੀ ਦੈਂਤ ਨੂੰ 
ਖ਼ਤਮ ਕੀਤਾ। ਵੱਡੇ ਵੌਡੇ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁੱਗਾਂ ਤਕ ਆਪਣੇ ਤਨ 
ਨੂੰ ਤਪਸਿਆ ਵਿਚ ਤਪਾਇਆ, ਪਰ ਕੋਈ ਵੀ ਪਰਮ ਸੱਤਾ ਦੇ ਭੇਦ ਨੂੰ ਨਹੀਂ ਪਾ 
ਸਕਿਆ। 

ਤੀਜੀ ਪਉੜੀ ਵਿਚ ਮਹਿਖਾਸੁਰ ਦੀ ਉਤਪੱਤੀ ਅਤੇ ਉਸ ਦਾ ਦੇਵਤਿਆਂ ਨੂੰ 
ਸਹਾਇਤਾ ਲਈ ਦੇਵੀ ਪਾਸ ਆਉਣਾ ਆਦਿ ਘਟਨਾਵਾਂ ਦਾ ਵਰਣਨ ਹੋਇਆ ਹੈ। 
ਚੌਥੀ ਪਉੜੀ ਵਿਚ ਨਹਾਉਣ ਨੂੰ ਨਿਕਲੀ ਦੇਵੀ ਨਾਲ ਇੰਦਰ ਦੀ ਮੁਲਾਕਾਤ, ਇੰਦਰ 
ਦੁਆਰਾ ਆਪਣੀ ਬਿਪਤਾ ਦਾ ਵਰਣਨ ਅਤੇ ਦੇਵੀ ਦੀ ਸ਼ਰਨ ਵਿਚ ਆਉਣ ਦੀਆਂ 
ਗੱਲਾਂ ਚਿਤਰਿਤ ਹਨ। ਪੰਜਵੀਂ ਪਉੜੀ ਵਿਚ ਦੁਰਗਾ ਦਾ ਪੁਰਤਿਕਰਮ ਵਰਣਿਤ ਹੈ। 
ਨੂੰ ਮਾਰਨ ਲਈ ਤਿਆਰ ਹੋ ਗਈ। 

ਛੇਵੀਂ ਪਉੜੀ ਤੋਂ ਦੁਰਗਾ ਅਤੇ ਦੈਂਤਾਂ ਦੇ ਯੁਂਧ ਦਾ ਵਰਣਨ ਹੈ। ਦੇਵੀ ਰਾਖਸ਼ 
ਸਮੂਹ ਨਾਲ ਵੀ ਲੜਦੀ ਹੈ ਅਤੇ ਇਕੱਲੇ ਇਕੱਲੇ ਰਾਖਸ਼ ਨਾਲ ਵੀ, ਖ਼ਾਸ ਕਰ 
ਮਹਿਖਾਸੁਰ ਨਾਲ ਉਸ ਦਾ ਯੁੱਧ ਹੁੰਦਾ ਹੈ। ਮਹਿਖਾਸੁਰ ਦੇ ਮਰਨ ਉਪਰੰਤ ਦੇਵੀ 
ਅਲੋਪ ਹੋ ਜਾਂਦੀ ਹੈ। ਲੋੜ ਪੈਣ ਤੇ ਫਿਰ ਪਰਗਟ ਹੋਣ ਦਾ ਵਿਸ਼ਵਾਸ ਦਿਵਾ ਜਾਂਦੀ 
ਹੈ। 

੨੧ਵੀਂ ਪਉੜੀ ਵਿਚ ਸ਼ਿਵ ਦੇ ਵਰਦਾਨ ਨਾਲ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੈੱਤਾਂ 
ਦਾ ਜਨਮ ਹੁੰਦਾ ਹੈ। ਉਨ੍ਹਾਂ ਨੇ ਇੰਦਰ ਦੀ ਰਾਜਧਾਨੀ ਜਿੱਤਣ ਦਾ ਮਨ ਬਣਾਇਆ 
ਹੈ। ੨੨ ਤੋਂ ੨੫ ਪਉੜੀਆਂ ਤਕ ਦੈੱਤਾਂ ਦੀਆਂ ਫ਼ੌਜਾਂ ਦਾ ਇਕੱਠ ਅਤੇ ਯੁੌਂਧ ਲਈ 
ਤਿਆਰੀ ਅਤੇ ਦੇਵਤਿਆਂ ਦੀ ਭਾਂਜ, ਦੇਵਤਿਆਂ ਦਾ ਚੰਡੀ ਦੀ ਸ਼ਰਨ ਵਿਚ ਜਾਣਾ 
ਅਤੇ ਉਸ ਨੂੰ ਯੁੱਧ ਲਈ ਪ੍ਰੋਰਿਤ ਕਰਨਾ ਆਦਿ ਗੱਲਾਂ ਦਸੀਆਂ ਗਈਆਂ ਹਨ। ੨੬ 
ਤੋਂ ੨੯ ਪਉੜੀਆਂ ਵਿਚ ਦੇਵੀ ਅਤੇ ਧੂਮੂ ਲੋਚਨ ਦੇ ਘੋਰ ਯੁੱਧ ਦਾ ਵਰਣਨ ਹੈ। ਧੂਮ 
ਲੋਚਨ ਦੇ ਦੇਵੀ ਹੱਥੋਂ ਮਾਰੇ ਜਾਣ ਕਰ ਕੇ ਬਚੀਆਂ ਖੁਚੀਆਂ ਦੈਂਤ ਫ਼ੌਜਾਂ ਸ਼ੁੰਭ ਪਾਸ 
ਜਾਂਦੀਆਂ ਅਤੇ ਸਥਿਤੀ ਦਸਦੀਆਂ ਹਨ। 


੩0 ਤੋਂ ੩੨ ਪਉੜੀਆਂ ਵਿਚ ਦੈਂਤ ਰਾਜੇ ਵਲੋਂ ਚੰਡ ਅਤੇ ਮੁੰਡ ਨੂੰ ਯੁੱਧ ਲਈ 
ਭੇਜਣਾ, ਘੋਰ ਯੁੱਧ ਹੋਣਾ, ਚੰਡ ਅਤੇ ਮੁੰਡ ਦਾ ਮਾਰਿਆ ਜਾਣਾ ਆਦਿ ਘਟਨਾਵਾਂ ਦਾ 
ਉਲੇਖ ਹੋਇਆ ਹੈ। 

੩੩ ਤੋਂ ੪੩ ਪਉੜੀਆਂ ਵਿਚ ਚੰਡ ਮੁੰਡ ਦੇ ਮਾਰੇ ਜਾਣ ਤੋਂ ਬਾਦ ਦੈਂਤਾਂ ਵਲੋਂ 
ਰਕਤਬੀਜ ਯੁੱਧ-ਭੂਮੀ ਵਿਚ ਉਤਰਦਾ ਹੈ। ਉਸ ਦੇ ਲਹੂ ਦੀਆਂ ਬੂੰਦਾਂ ਤੋਂ ਹੋਰ ਰਾਖਸ਼ 
ਪੈਦਾ ਹੋ ਜਾਂਦੇ ਹਨ। ਇਸ ਪ੍ਰਕ੍ਰਿਆ ਨੂੰ ਬੰਦ ਕਰਨ ਲਈ ਦੇਵੀ ਦੇ ਮੌਥੇ ਵਿਚੋਂ ਕਾਲੀ 
ਪੈਦਾ ਹੁੰਦੀ ਹੈ। ਦੋਵੇਂ ਦੇਵੀਆਂ ਮਿਲ ਕੇ ਦੈਂਤਾਂ ਦਾ ਵਿਨਾਸ਼ ਕਰਦੀਆਂ ਹਨ ਅਤੇ 
ਰਕਤਬੀਜ ਮਾਰਿਆ ਜਾਂਦਾ ਹੈ। 

੪੪ ਤੋਂ ੫) ਪਉੜੀਆਂ ਵਿਚ ਨਿਸ਼ੁੰਭ ਅਤੇ ਦੇਵੀ ਦੁਰਗਾ ਅਤੇ ਕਾਲੀ ਦਾ ਯੁੱਧ 
ਵਰਣਨ ਹੋਇਆ ਹੈ। ਭਿਆਨਕ ਯੁੱਧ ਵਿਚ ਦੈਂਤ ਰਾਜਾ ਮਾਰਿਆ ਜਾਂਦਾ ਹੈ। ਉਸ ਨੇ 
ਬਹੁਤ ਵੀਰਤਾ ਨਾਲ ਯੁੱਧ ਕੀਤਾ ਅਤੇ ਘੋੜੇ ਤੋਂ ਡਿਗ ਕੇ ਵੀਰ-ਗਤੀ ਪ੍ਰਾਪਤ ਕੀਤੀ। 

੫੧ ਤੋਂ ੫੪ ਪਉੜੀਆਂ ਵਿਚ ਸ਼ੁੰਭ ਅਤੇ ਦੁਰਗਾ ਦੀ ਭਿਆਨਕ ਲੜਾਈ ਦਾ 
ਵਰਣਨ ਹੈ। ਸ਼ੁੰਭ ਅਤਿ ਵੀਰਤਾ ਨਾਲ ਯੁੱਧ ਕਰਦਾ ਯੁੱਧ-ਭੂਮੀ ਵਿਚ ਮਾਰਿਆ ਜਾਂਦਾ 
ਹੈ। ੫੫ਵੀਂ ਪਉੜੀ ਵਿਚ ਸ਼ੁੰਭ ਅਤੇ ਨਿਸ਼ੁੰਭ ਦੇ ਮਾਰੇ ਜਾਣ, ਇੰਦਰ ਨੂੰ ਰਾਜ ਗੱਦੀ 
ਉਤੇ ਬਿਠਾਉਣ ਅਤੇ ਚੌਦਾਂ ਲੋਕਾਂ ਵਿਚ ਰਾਣੀ ਦੇ ਜਸ ਦੇ ਪਸਰਨ ਦੀ ਗੱਲ ਕਹੀ 
ਗਈ ਹੈ। ਇਸ ਤੋਂ ਬਾਦ ਰਚਨਾ ਦਾ ਮਹਾਤਮ ਦਸਿਆ ਗਿਆ ਹੈ: 

ਦੁਰਗਾ ਆਨ ਭਣ7ਇਆ ਸਭੇ “8੨੦ 
ਫੋਰ ਨ ਲੂਨਾੰਂ ਆ/ੰਟੇਆ /ਜੈਨ /ਇਹ ਨ/ਆ? ੫੪ 

“ਦੁਰਗਾ ਪਾਠ” ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਰਚੈਤਾ ਨੇ ਇਸ ਰਚਨਾ ਦੀ 
ਕਥਾ ਦਾ ਆਧਾਰ 'ਮਾਰਕੰਡੇ ਪੁਰਾਣ” ਦੀ “ਦੁਰਗਾ ਸਪਤਸ਼ਤੀ` ਦਸਿਆ ਹੈ। ਪਿਛਲੇ 
ਦੋ ਚੰਡੀ-ਚਰਿਤ੍ਰਾਂ ਵਿਚ ਦੁਰਗਾ ਸਪਤਸ਼ਤੀ” ਦੇ ਪਾਠ ਨਾਲ ਤੁਲਨਾਤਮਕ ਅਧਿਐਨ 
ਕੀਤਿਆਂ ਸਪਸ਼ਟ ਕੀਤਾ ਗਿਆ ਸੀ ਕਿ ਰਚੈਤਾ ਨੇ ਮੋਟੀਆਂ ਮੋਟੀਆਂ ਘਟਨਾਵਾਂ 
“ਦੁਰਗਾ ਸਪਤਸ਼ਤੀ” ਤੋਂ ਲੈ ਕੇ ਆਪਣੇ ਢੰਗ ਨਾਲ ਚੰਡੀ ਚਰਿਤ੍ਰ ਦਾ ਵਰਣਨ ਕੀਤਾ 
ਹੈ। ਪਰ 'ਚੰਡੀ ਦੀ ਵਾਰ” ਬੜੀ ਸੈਖਿਪਤ ਰਚਨਾ ਹੈ। ਇਸ ਦੇ ਕੁਲ ੫੫ ਛੰਦਾਂ 
ਵਿਚ ਇਕ ਦੋਹਰਾ ਹੈ, ਬਾਕੀ ਸਭ ਪਉੜੀਆਂ ਹਨ ਜਿਨ੍ਹਾਂ ਵਿਚ ਨਿਸ਼ਾਨੀ ਅਤੇ 
ਸਿਰਖੰਡੀ ਦੇ ਰੂਪ ਵਰਤੇ ਗਏ ਹਨ। ਇਸ ਵਾਰ ਵਿਚ ਚੰਡੀ ਦੇ ਪੌਰਾਣਿਕ ਪ੍ਰਸੰਗ 
ਦੀਆਂ ਕੇਵਲ ਪੁਮੁਖ ਘਟਨਾਵਾਂ ਹੀ ਲਈਆਂ ਗਈਆਂ ਹਨ, ਜਿਵੇਂ ਮਹਿਖਾਸੁਰ-ਦੇਵੀ 
ਦਾ ਯੁੱਧ, ਸ਼ੁੰਭ ਨਿਸ਼ੁੰਭ ਦੇ ਸੈਨਾ-ਨਾਇਕ ਧੂਮੂ ਲੋਚਨ, ਚੰਡ ਮੁੰਡ, ਰਕਤਬੀਜ ਨਾਲ 


ਯੁੱਧ, ਫਿਰ ਸ਼ੁੰਭ ਅਤੇ ਨਿਸ਼ੁੰਭ ਨਾਲ ਯੁੱਧ, ਦੈਂਤਾਂ ਦੀ ਸਮਾਪਤੀ ਅਤੇ ਇੰਦਰ ਨੂੰ ਰਾਜ 
ਭਾਗ ਦੀ ਪ੍ਰਾਪਤੀ। ਬਾਕੀ ਸਾਰਾ ਯੁੱਧ-ਵਰਣਨ ਹੈ। ਇਸ ਤਰ੍ਹਾਂ ਇਹ ਰਚਨਾ ਮੌਲਿਕ 
ਰੂਪ ਵਿਚ ਸਾਹਮਣੇ ਆਉਂਦੀ ਹੈ। ਇਸ ਦਾ ਅਲੰਕਾਰ-ਵਿਧਾਨ ਬਹੁਤ ਸੁੰਦਰ ਹੈ ਅਤੇ 
ਸੈਨਿਕਾਂ ਅੰਦਰ ਯੁੱਧ ਦੀ ਪ੍ਰੇਰਨਾ ਪੈਦਾ ਕਰਨ ਲਈ ਬਹੁਤ ਸਹਾਇਕ ਹੈ। ਇਸ ਦੀ 
ਭਾਸ਼ਾ ਸਰਲ ਹੋਣ ਦੇ ਬਾਵਜੂਦ ਉਸ ਵੇਲੇ ਦੇ ਕਈ ਸ਼ਬਦ ਸਮੋਈ ਬੈਠੀ ਹੈ। ਯੁੱਧ- 

ਵਰਣਨ ਵਿਚ ਇਸ ਦੀ ਸ਼ਬਦਾਵਲੀ ਬਹੁਤ ਸਹਾਇਕ ਹੈ। ਇਸ ਦਾ ਯੁਂਧ-ਵਰਣਨ 

ਬੜਾ ਸਜੀਵ ਹੈ। ਯੁੱਧ-ਭੂਮੀ ਦੇ ਦ੍ਰਿਸ਼ ਸਾਕਾਰ ਯੁੱਧ ਦਾ ਇਹਸਾਸ ਕਰਾ ਦਿੰਦੇ ਹਨ। 
ਇਹ ਪੰਜਾਬੀ ਸਾਹਿਤ ਦੀ ਅਤਿ ਉਤਮ ਵਾਰ ਹੈ। ਨਿਹੰਗ ਸਿੰਘਾਂ ਵਿਚ ਇਸ ਦੇ 

ਗਾਏ ਅਤੇ ਪੜ੍ਹੇ ਜਾਣ ਦੀ ਵਿਸ਼ੇਸ਼ ਰੁਚੀ ਹੈ। ਪੁਰਾਣੇ ਸਮੇਂ ਵਿਚ ਯੁੱਧਾਂ ਵੇਲੇ ਇਸ ਦਾ 
ਪਾਠ ਕੀਤਾ ਜਾਂਦਾ ਸੀ। 


੭. ਗਿਆਨ ਪ੍ਰਬੋਧ 


ਇਸ ਰਚਨਾ ਵਿਚ ਕੁਲ ੩੩੬ ਛੰਦ ਹਨ। ਇਹ ਇਕ ਵੱਖਰੀ ਪੋਥੀ ਦੇ ਰੂਪ 
ਵਿਚ ਇਕ ਸੁਤੰਤਰ ਰਚਨਾ ਰਹੀ ਹੈ। ਇਸ ਦੇ ਅੰਤ ਉਤੇ ਸਮਾਪਤੀ ਸੂਚਕ ਕੋਈ 
ਪੁਸ਼ਪਿਕਾ ਨਹੀਂ ਦਿੱਤੀ ਹੋਈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਪੂਰੀ 
ਨਹੀਂ ਹੈ। ਇਸ ਦਾ ਬਾਕੀ ਭਾਗ ਜਾਂ ਉਦੋਂ ਉਪਲਬਧ ਨਹੀਂ ਸੀ ਹੋ ਸਕਿਆ, ਜਾਂ 
ਲਿਖਿਆ ਹੀ ਨਹੀਂ ਸੀ ਗਿਆ। ਇਸ ਰਚਨਾ ਦੇ ਵਰਣਿਤ ਵਿਸ਼ੇ ਦੇ ਆਧਾਰ ਤੇ 
ਮੁੱਖ ਤੌਰ ਤੇ ਦੋ ਭਾਗ ਬਣਦੇ ਹਨ। ਇਕ ਦਾ ਅੰਤ ੧੨੫ ਛੰਦਾਂ ਉਤੇ ਹੁੰਦਾ ਹੈ। 
ਇਸ ਪਿਛੋਂ ਪਾਧੜੀ ਛੰਦ ਨਾਲ ਦੂਜਾ ਭਾਗ ਸ਼ੁਰੂ ਹੁੰਦਾ ਹੈ। ਕਿਤੇ ਕੋਈ ਪੁਸ਼ਪਿਕਾ ਜਾਂ 
ਆਰੰਭ-ਸੂਚਕ ਉਕਤੀ ਲਿਖੀ ਨਹੀਂ ਮਿਲਦੀ। 

ਪਹਿਲੇ ਹਿੱਸੇ ਵਿਚ ਇਸ਼ਟ ਦੇਵ ਪਰਮਾਤਮਾ ਅਥਵਾ ਕਾਲ ਪੁਰਖ ਦੇ ਸਰੂਪ ਦਾ 
ਚਿਤੁਣ ਕੀਤਾ ਗਿਆ ਹੈ। ਉਹ ਪਰਮ-ਸੱਤਾ ਅਨੰਤ, ਅਦ੍ਰਿਸ਼, ਅਦੂੈਤ, ਨਿਰਪੇਖ, 
ਵਰਣਨਾਤੀਤ ਹੈ। ਉਹ ਸਰਬ-ਸ਼ਕਤੀਮਾਨ, ਆਨੰਦ ਰੂਪ ਅਤੇ ਸਰਬ-ਵਿਆਪਕ ਹੈ। 
ਉਹ ਅਨਾਥਾਂ ਦਾ ਨਾਥ, ਪਤਿਤਾਂ ਦਾ ਉਧਾਰਕ, ਦੁਖਾਂ ਨੂੰ ਦੂਰ ਕਰਨ ਵਾਲਾ, ਕਾਲ 
ਅਤੇ ਕਰਮ ਆਦਿ ਤੋਂ ਪਰੇ ਹੈ। ਉਹ ਰੂਪ-ਰੇਖ ਤੋਂ ਪਰੇ, ਜਨਮਾਂ ਦੇ ਚਕਰਾਂ ਤੋਂ 
ਮੁਕਤ ਅਤੇ ਦੁਸ਼ਟਾਂ ਦਾ ਵਿਨਾਸ਼ ਕਰਨ ਵਾਲਾ ਹੈ (੩੨)। ਕਈਆਂ ਥਾਂਵਾਂ ਤੇ ਰਚੈਤਾ 
ਨੇ ਪਰਮਾਤਮਾ ਦੇ ਗੁਣ ਵਾਚਕ ਨਾਂਵਾਂ ਦੀ ਵਿਆਖਿਆ ਵੀ ਕੀਤੀ ਹੈ, ਜਿਵੇਂ ਅਜਾਤ, 
ਅਪਾਤ, ਅਛੇਦ, ਅਭੇਦ ਆਦਿ ਸ਼ਬਦਾਂ ਨੂੰ ਸਪਸ਼ਟ ਕੀਤਾ ਹੈ (੪੧)। 


ਛੰਦ ਅੰਕ ੧੨੫ ਉਤੇ ਪਰਮਸੱਤਾ ਦੀ ਉਸਤਤਿ ਦਾ ਪ੍ਰਸੰਗ ਸਮਾਪਤ ਹੋ ਜਾਂਦਾ 
ਹੈ। ਉਸ ਉਪਰੰਤ ਦੂਜਾ ਖੰਡ ਸ਼ੁਰੂ ਹੁੰਦਾ ਹੈ। ਇਸ ਦੇ ਸ਼ੁਰੂ ਵਿਚ ਆਤਮਾ 
ਪਰਮਾਤਮਾ ਤੋਂ ਪੂਸ਼ਨ ਪੁਛਦੀ ਹੈ ਕਿ ਉਹ ਸੱਤਾ ਕਿਹੜੀ ਹੈ ਜਿਸ ਦਾ ਤੇਜ ਅਮਿਤ 
ਹੈ? ਅਤੇ ਜੋ ਅਦਭੁਤ ਸਰੂਪ ਹੈ? ਇਸ ਦੇ ਉੱਤਰ ਵਿਚ ਪਰਮਾਤਮਾ ਨੇ ਕਿਹਾ ਕਿ 
ਉਹ ਬ੍ਰਹਮ ਹੈ ਜਿਸ ਦਾ ਤੇਜ ਅਮਿਤ ਹੈ, ਜੋ ਗਤਿ-ਰਹਿਤ, ਕਾਮਨਾ-ਰਹਿਤ ਹੈ। 
ਉਹ ਭੇਦ, ਭਰਮ, ਕਾਲ ਅਤੇ ਕਰਮ ਦੀਆਂ ਸੀਮਾਵਾਂ ਤੋਂ ਉੱਚਾ ਹੈ। ਉਸ ਲਈ ਵੈਰੀ 
ਮਿਤਰ ਇਕ-ਸਮਾਨ ਹਨ। ਨ ਉਹ ਹਵਾ ਨਾਲ ਸੁਕਾਇਆ ਜਾ ਸਕਦਾ ਹੈ, ਨ ਪਾਣੀ 
ਵਿਚ ਡੁਬਦਾ ਹੈ, ਨ ਅਗਨੀ ਵਿਚ ਸੜਦਾ ਹੈ, ਨ ਕੱਟਣ ਨਾਲ ਕਟਿਆ ਜਾ ਸਕਦਾ 
ਹੈ, ਨ ਸ਼ਸਤ੍ਰਾਂ ਅਸਤ੍ਰਾਂ ਨਾਲ ਵਢਿਆ ਜਾ ਸਕਦਾ ਹੈ। 

ਆਤਮਾ ਨੇ ਫਿਰ ਸੰਸਾਰ ਦੇ ਚਾਰ ਧਰਮਾਂ (ਵਰਗਾਂ) ਦੀ ਵਿਆਖਿਆ ਲਈ 
ਕਿਹਾ। ਪਰਮਾਤਮਾ ਨੇ ਉਤਰ ਵਿਚ ਰਾਜ ਧਰਮ, ਦਾਨ ਧਰਮ, ਭੋਗ ਧਰਮ ਅਤੇ ਮੋਖ 
ਧਰਮ ਨੂੰ ਗਿਣਾਇਆ। ਆਤਮਾ ਨੇ ਫਿਰ ਪ੍ਰਸ਼ਨ ਕੀਤਾ ਕਿ ਇਨ੍ਹਾਂ ਚਾਰ ਧਰਮਾਂ ਦੀ 
ਵਿਸਥਾਰ ਸਹਿਤ ਵਿਆਖਿਆ ਕੀਤੀ ਜਾਏ ਅਤੇ ਪਹਿਲਾਂ ਦਾਨ ਧਰਮ ਦਾ ਵਿਵਰਣ 
ਦਿੱਤਾ ਜਾਏ ਕਿ ਕਿਵੇਂ ਰਾਜਿਆਂ ਨੇ ਇਸ ਧਰਮ ਦੀ ਪਾਲਣਾ ਕੀਤੀ ਸੀ। 

ਪਰਮਾਤਮਾ ਨੇ ਉੱਤਰ ਵਿਚ ਦਸਿਆ ਕਿ ਪਹਿਲੇ ਤਿੰਨ ਯੁਗਾਂ ਦੇ ਰਾਜਿਆਂ ਦਾ 
ਵਰਣਨ ਕਰਨਾ ਬਹੁਤ ਕਠਿਨ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਦਾਨ- 
ਧਰਮ ਦਾ ਵਿਵਰਣ ਕਲਿਯੁਗ ਦੇ ਆਰੰਭ ਵਿਚ ਹੋਏ ਰਾਜਿਆਂ ਤੋਂ ਸ਼ੁਰੂ ਹੁੰਦਾ ਹੈ। 
ਸਭ ਤੋਂ ਪਹਿਲਾਂ ਮਹਾਭਾਰਤ ਵਿਚ ਵਿਜਈ ਹੋਏ ਯੁਧਿਸ਼ਨਰ ਦੇ ਦਾਨ-ਧਰਮ ਦਾ 
ਵਰਣਨ ਹੋਇਆ ਹੈ। ਉਸ ਪ੍ਰਤਾਪੀ ਰਾਜੇ ਨੇ ਪਹਿਲਾਂ ਰਾਜਸੂਯ ਯੋਗ ਕੀਤਾ ਅਤੇ 
ਫਿਰ ਅਸ਼ਵਮੇਧ ਯੋਗ ਕੀਤਾ। ਤਦ ਉਪਰੰਤ ਪਰੀਕਸ਼ਿਤ, ਜਨਮੇਜਾ, ਅਜੈ ਸਿੰਘ, 
ਮੁਨੀ ਰਾਜਾ ਆਦਿ ਦਾ ਬ੍ਰਿੰਤਾਂਤ ਦਿੱਤਾ ਹੈ। 
ਰਾਜ ਧਰਮ ਦੀ ਹੀ ਗੱਲ ਕੀਤੀ ਗਈ ਹੈ ਅਤੇ ਭੂਮਿਕਾ ਨਿਰਵਾਹ ਲਈ ਪਰਮਾਤਮਾ 
ਦੀ ਉਸਤਤਿ ਹੋਈ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਰਚਨਾ ਅਪੂਰਨ ਹੈ ਜਿਸ 
ਦਾ ਕਾਰਨ ਗਿਆਤ ਨਹੀਂ। ਇਸ ਵਿਚ ਰਾਜਿਆਂ ਦੇ ਕਥਾ-ਪ੍ਰਸੰਗ ਵਿਚ ਪੌਰਾਣਿਕ 
ਪਿਛੋਕੜ ਨਾਲ ਯੌਗਾਂ ਦੇ ਵਿਧਾਨ, ਦੈਂਤਾਂ ਅਤੇ ਦੇਵਤਿਆਂ ਦੀ ਯੁੱਧ-ਕਥਾ, ਸੁਰਾਪਾਨ, 
ਜੂਆ ਖੇਡਣ ਅਤੇ ਪਰ-ਇਸਤਰੀ ਨਾਲ ਸੰਬੰਧ ਰਖਣ ਦੇ ਮਾੜੇ ਸਿਟਿਆਂ ਨੂੰ 
ਉਜਾਗਰ ਕੀਤਾ ਗਿਆ ਹੈ। ਇਸ ਪੌਰਾਣਿਕ ਪਿਛੋਕੜ ਵਾਲੇ ਪ੍ਰਸੰਗ ਮਹਾਭਾਰਤ ਅਤੇ 


ਭਾਗਵਤ ਪੁਰਾਣ ਦੇ ਇਨ੍ਹਾਂ ਹੀ ਪਸੰਗਾਂ ਨਾਲ ਕੁਝ ਕੁਝ ਮੇਲ ਖਾਂਦੇ ਹਨ। ਪਰ ਰਚੈਤਾ 
ਦਾ ਮਨੋਰਥ ਪੌਰਾਣਿਕ ਪ੍ਰਸੰਗਾਂ ਦਾ ਅਨੁਵਾਦ ਕਰਨਾ ਨਹੀਂ, ਉਨ੍ਹਾਂ ਦੇ ਆਧਾਰ ਤੇ 
ਨਵੀਆਂ ਕੀਮਤਾਂ ਦੀ ਸਥਾਪਨਾ ਕਰਨਾ, ਯੁੱਧ ਵਿਚ ਰੁਚੀ ਲੈਣ ਅਤੇ ਚੈਗੇ ਮਾਰਗ ਤੇ 
ਚਲਣ ਦੀ ਪ੍ਰੇਰਨਾ ਦੇਣਾ ਹੈ। 

ਇਸ ਵਿਚ ੧੬ ਛੰਦਾਂ ਦੀ ਵਰਤੋ' ਹੋਈ ਹੈ। ਛੰਦ-ਪਰਿਵਰਤਨ ਦੇ ਨਾਲ ਨਾਲ 
ਸਾਰੇ ਛੰਦਾਂ ਦੇ ਸੈਖਿਆ-ਅੰਕ ਵੀ ਬਦਲਦੇ ਗਏ ਹਨ ਅਤੇ ਮੁੱਖ ਸੈਖਿਆ ਅੰਕ ਵੀ 
ਨਾਲ ਨਾਲ ਚਲਿਆ ਹੈ। ਇਸ ਦੀ ਮੁੱਖ ਜਾਂ ਪ੍ਰਧਾਨ ਭਾਸ਼ਾ ਬੂਜ ਹੈ। ਅਵਧੀ ਅਤੇ 
ਪੰਜਾਬੀ ਦਾ ਵੀ ਪ੍ਰਭਾਵ ਹੈ। ਕੁਝ ਕੁ ਫ਼ਾਰਸੀ ਸ਼ਬਦਾਵਲੀ ਵੀ ਮਿਲਦੀ ਹੈ। ਸਤੋਤ੍ਹ 
ਸ਼ੈਲੀ ਤੋਂ ਇਲਾਵਾ, ਯੁੱਧ-ਪਰਕ ਸ਼ੈਲੀ ਅਤੇ ਯੁੱਧ ਦਾ ਵਾਤਾਵਰਣ ਪੈਦਾ ਕਰਨ ਲਈ 
ਮਹਾਪ੍ਰਾਣ ਧੁਨੀਆਂ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। 


੮. ਚੌਬੀਸਾਵਤਾਰ 
'ਚੌਬੀਸਾਵਤਾਰ' ਦਸਮ-ਗ੍ਰੰਥ ਦੀ ਇਕ ਮਹੱਤਵਪੂਰਨ ਰਚਨਾ ਹੈ। ਇਸ ਵਿਚ 
ਵਿਸ਼ਣੂ ਦੇ ੨੪ ਅਵਤਾਰਾਂ ਦੀਆਂ ਚਰਿਤ੍ਰ-ਕਥਾਵਾਂ ਦਾ ਵਰਣਨ ਕੀਤਾ ਗਿਆ ਹੈ। 
ਅਵਤਾਰਾਂ ਦੀ ਇਹ ਸੂਚੀ ਇਸ ਪ੍ਰਕਾਰ ਹੈਂ-- ਮੱਛ, ਕੱਛ, ਨਰ, ਨਾਰਾਇਣ, ਮੋਹਿਨੀ, 
ਅਰਹੰਤ ਦੇਵ, ਮਨੁ ਰਾਜਾ, ਧਨੰਤਰ, ਸੂਰਜ, ਚੰਦਰ, ਰਾਮ, ਕ੍ਰਿਸ਼ਨ, ਨਰ (ਅਰਜਨ), 
ਬੁੱਧ, ਨਿਹਕਲੰਕੀ। ਇਨ੍ਹਾਂ ਵਿਚੋਂ ਕ੍ਰਿਸ਼ਨਾਵਤਾਰ ਦੀ ਕਥਾ ਸਭ ਤੋਂ ਵੱਡੀ ਹੈ, ਉਸ 
ਉਪਰੰਤ ਰਾਮਾਵਤਾਰ ਅਤੇ ਨਿਹਕਲੰਕੀ ਦਾ ਸਥਾਨ ਹੈ। 
ਭਾਰਤੀ ਧਰਮ ਸਾਧਨਾ ਵਿਚ ਅਵਤਾਰਵਾਦ ਦਾ ਵਿਸ਼ੇਸ਼ ਸਥਾਨ ਹੈ। ਪੁਰਾਣ 
ਸਾਹਿਤ ਦਾ ਇਹ ਪ੍ਰਧਾਨ ਅੰਗ ਹੈ। ਵੈਸ਼ਣਵ ਪੁਰਾਣਾਂ ਵਿਚ ਵਿਸ਼ਣੂ ਦੇ, ਸ਼ੈਵ ਪੁਰਾਣਾਂ 
ਵਿਚ ਸ਼ਿਵ ਦੇ ਅਤੇ ਹੋਰਨਾਂ ਪੁਰਾਣਾਂ ਵਿਚ ਹੋਰ ਅਨੇਕ ਦੇਵੀ ਦੇਵਤਿਆਂ ਦੇ ਅਵਤਾਰ 
ਪ੍ਰਸੰਗ ਦਰਜ ਹਨ। ਵਿਸ਼ਣੂ ਦੇ ਅਵਤਾਰਾਂ ਦਾ ਸਭ ਤੋਂ ਅਧਿਕ ਵਰਣਨ ਹੋਇਆ ਹੈ। 
ਉਸ ਦੇ ਦਸ ਅਵਤਾਰ ਸਰਬ ਪੁਸਿੱਧ ਹਨ--ਮੱਛ, ਕਛਪ, ਵਾਰਾਹ, ਨਰ ਸਿੰਘ, 
ਵਾਮਨ, ਪਰਸ਼ੁਰਾਮ, ਰਾਮ, ਕ੍ਰਿਸ਼ਣ, ਬੁੱਧ ਅਤੇ ਕਲਕੀ। ਬੁੱਧ ਦੇ ਸੰਬੰਧ ਵਿਚ ਕਿਤੇ 
ਕਿਤੇ ਮਤ-ਭੇਦ ਵੀ ਰਿਹਾ ਹੈ। ਇਨ੍ਹਾਂ ਵਿਚੋਂ ਪਹਿਲੇ ਪੰਜ ਕਾਲਪਨਿਕ ਹਨ, ਅਗਲੇ 
ਚੌਹਾਂ ਦਾ ਆਧਾਰ ਇਤਿਹਾਸਿਕ ਹੈ ਅਤੇ ਕਲਕੀ ਕਲਿਯੁਗ ਦੇ ਅੰਤ ਵਿਚ ਅਵਤਾਰ 
ਧਾਰਨ ਕਰ ਕੇ ਹਿੰਦੂ ਧਰਮ ਦੀ ਪੁਨਰ-ਸੰਸਥਾਪਨਾ ਕਰੇਗਾ ਅਤੇ ਵਿਰੋਧੀਆਂ ਦਾ 


ਨਾਸ਼ ਕਰੇਗਾ। ਇਨ੍ਹਾਂ ਦਸਾਂ ਅਵਤਾਰਾਂ ਵਿਚੋਂ ਕ੍ਰਿਸ਼ਨ ਦਾ ਅਧਿਕ ਵਰਣਨ ਹੋਇਆ 
ਹੈ। 

ਭਾਗਵਤ ਪੁਰਾਣ (ਸਕੰਧ ੧/੩) ਵਿਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ ੨੨ 
ਮੰਨੀ ਗਈ ਹੈ, ਜਿਵੇਂ--ਬ੍ਰਾਹਮਣਾਂ ਦੇ ਰੂਪ ਵਿਚ, ਸੂਕਰ, ਨਾਰਦ, ਨਰ-ਨਰਾਇਣ, 
ਕਪਿਲ, ਦੱਤਾਤ੍ਰੇਯ, ਯੌਂਗ ਦੇ ਰੂਪ ਵਿਚ, ਰਿਸ਼ਭ ਦੇਵ, ਪ੍ਰਿਯੂ, ਮਤਸ੍ਯ, ਕਛਪ, 
ਕ੍ਰਿਸ਼ਨ, ਬੁੱਧ, ਕਲਕੀ। ਪਰ ਇਸੇ ਪੁਰਾਣ ਵਿਚ ਇਕ ਹੋਰ ਥਾਂ (ਸਕੰਧ ੨/੭) 'ਤੇ 
ਇਹ ਗਿਣਤੀ ਵਧਾ ਕੇ ੨੪ ਕਰ ਦਿੱਤੀ ਗਈ ਹੈ। ਉਥੇ ਨਾਰਦ ਅਤੇ ਮੋਹਿਨੀ ਦਾ 
ਹੈ। ਬਾਕੀ ਦੇ ਪੰਜ ਅਵਤਾਰ ਇਸ ਪੁਕਾਰ ਹਨ-ਮਨੁ, ਹੰਸ, ਹਯਗ੍ਰੀਵ, ਗਜ-ਤ੍ਰਾਸ- 
ਨਿਵਾਰਕ ਅਤੇ ਧ੍ਰਹ ਦੇ ਸਹਾਇਕ ਰੂਪ ਵਿਚ। ਇਸ ਵਿਵਰਨ ਤੋਂ ਸਪਸ਼ਟ ਹੈ ਕਿ 
ਇਕ ਹੀ ਪੁਰਾਣ ਵਿਚ ਵਿਸ਼ਣੂ ਦੇ ਅਵਤਾਰਾਂ ਦੀ ਕਲਪਨਾ ਸਮਾਨ ਰੂਪ ਵਿਚ ਨਹੀਂ 
ਹੋਈ। ਤਾਂ ਵੀ ੨੪ ਗਿਣਤੀ ਕਾਫ਼ੀ ਪ੍ਰਸਿੱਧ ਹੈ। ਸਚ ਤਾ ਇਹ ਹੈ ਕਿ ਵਿਸ਼ਣੂ ਦੇ 
ਅਵਤਾਰਾਂ ਦਾ ਅੰਤ ਨਹੀਂ ਹੈ। ਭਾਗਵਤ ਪੁਰਾਣ (ਸਕੰਧ ੧/੩/੨੬) ਅਨੁਸਾਰ ਜਿਸ 
ਹੀ ਉਸ ਪਰਮ ਸੱਤਾ ਤੋਂ ਅਣਗਿਣਤ ਅਵਤਾਰ ਜਨਮ ਲੈਂਦੇ ਹਨ। ਇਸ ਕਥਨ ਦੇ 
ਪੁਕਾਸ਼ ਵਿਚ ਅਵਤਾਰਾਂ ਦੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ । ਤਾਂ ਵੀ 
ਵਿਸ਼ਲੂ ਦੇ ਪ੍ਰਸਿੱਧ ਅਵਤਾਰੀ ਰੂਪ ਉਹੀ ਮੰਨੇ ਜਾਣਗੇ ਜਿਨ੍ਹਾਂ ਦਾ ਜ਼ਿਕਰ ਉਪਰ ਹੋ 
ਚੁਕਿਆ ਹੈ। ਵਿਸ਼ਣੂ ਦੇ ਅਵਤਾਰਾਂ ਦਾ ਕਰਤੱਵ ਅਧਿਕਤਰ ਰਖਿਅਕ ਵਾਲਾ ਰਿਹਾ 
ਹੈ। ਆਮ ਤੌਰ ਤੇ ਵਿਸ਼ਲੂ ਉਸ ਵਕਤ ਅਵਤਾਰ ਲੈਂਦਾ ਹੈ ਜਦੋਂ ਧਰਮ ਦੀ ਹਾਨੀ 
ਅਤੇ ਅਧਰਮ ਦੀ ਪ੍ਰਬਲਤਾ ਹੋ ਜਾਵੇ। ਭਗਤਾਂ ਦੀ ਸਹਾਇਤਾ ਕਰਨਾ ਉਸ ਦੇ 
ਅਵਤਾਰੀ ਰੂਪਾਂ ਦਾ ਮੁੱਖ ਮੰਤਵ ਹੈ। 

“ਚੌਬੀਸਾਵਤਾਰ” ਨਾਂ ਦੀ ਰਚਨਾ ਵਿਚ ਅਵਤਾਰਾਂ ਦੇ ਕਥਾ-ਪ੍ੁਸੰਗ ਦੇਣ ਤੋਂ 
ਪਹਿਲਾਂ ੩੮ ਛੰਦਾਂ ਵਿਚ ਅਵਤਾਰਾਂ ਸੰਬੰਧੀ ਰਚੈਤਾ ਨੇ ਆਪਣੀ ਧਾਰਨਾ ਸਪਸ਼ਟ 
ਕੀਤੀ ਹੈ। ਗੁਰਬਾਣੀ ਵਿਚ ਅਵਤਾਰਵਾਦ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। 
ਵਿਚਾਰਾਧੀਨ ਅਵਤਾਰ-ਰਚਨਾ ਵਿਚ ਵਿਸ਼ਣੂ ਨੂੰ ਇਸ਼ਟ ਦੇਵ ਨ ਮੰਨ ਕੇ ਕਾਲ ਪੁਰਖ 
ਨੂੰ ਅਵਤਾਰਾਂ ਦਾ ਸਿਰਜਕ ਮੰਨਿਆ ਗਿਆ ਹੈ। ਇਥੇ ਰਚੈਤਾ ਨੇ ਅਵਤਾਰਾਂ ਦੇ 
ਜੀਵਨ ਅਤੇ ਕੰਮਾਂ ਦਾ ਚਿਤ੍ੁਣ ਕੀਤਾ ਹੈ। ਅਸਲ ਵਿਚ ਉਸ ਵਕਤ ਧਰਮ ਯੁੱਧ 


ਲਈ ਤਿਆਰ ਕੀਤੇ ਜਾ ਰਹੇ ਨਵੇਂ ਸਮਾਜ ਨੂੰ ਪੂਰਬ-ਵਰਤੀ ਕਥਾ-ਕਹਾਣੀਆਂ, 
ਧਾਰਮਿਕ ਪਰੰਪਰਾਵਾਂ ਤੋਂ ਜਾਣੂ ਕਰਨ ਲਈ ਸੰਸਕ੍ਰਿਤ ਤੋਂ ਹਟ ਕੇ ਭਾਸ਼ਾ ਵਿਚ ਇਹ 
ਰਚਨਾ ਇਕ ਪਾਠ-ਪੁਸਤਕ ਵਜੋਂ ਤਿਆਰ ਕੀਤੀ ਗਈ ਹੈ (੨੪੯੧)। 

ਇਹ ਵੀ ਦਸਿਆ ਗਿਆ ਹੈ ਕਿ ਚੌਬੀਸ ਅਵਤਾਰਾਂ ਨੇ ਵੀ ਪਰਮਾਤਮਾ ਦੇ ਭੇਦ 
ਨੂੰ ਨਹੀਂ ਪਾਇਆ-- 'ਜੋ ਚਉਬੀਸ ਅਵਤਾਰ ਕਹਾਏ। ਤਿਨ ਭੀ ਤੁਮ ਪ੍ਰਭ ਤਨਕ ਨ 
ਪਾਏ।੭।” 

ਇਥੇ ਪਰਮ ਸੱਤਾ ਦੇ ਵੱਖ ਵੱਖ ਗੁਣਾਂ ਦਾ ਉਲੇਖ ਵੀ ਕੀਤਾ ਗਿਆ ਹੈ ਜਿਨ੍ਹਾਂ 
ਦੇ ਆਧਾਰ ਤੇ ਉਸ ਦੇ ਨਾਂਵਾਂ ਦੀ ਕਲਪਨਾ ਹੋਈ ਹੈ। ਇਸ ਤੋਂ ਇਲਾਵਾ ਧਰਮ ਦੇ 
ਸੰਸਥਾਪਕਾਂ ਵਲੋਂ ਕੀਤੇ ਭੇਖਾਂ, ਬਾਹਰਲੇ ਆਡੰਬਰਾਂ ਦਾ ਵੀ ਖੰਡਨ ਕੀਤਾ ਗਿਆ ਹੈ। 
ਇਸ ਤੋਂ ਬਾਦ ਅਵਤਾਰਾਂ ਦੇ ਪ੍ਰਸੰਗ ਚਿਤਰੇ ਗਏ ਹਨ ਜਿਨ੍ਹਾਂ ਬਾਰੇ ਲੋੜੀਂਦੀ 
ਜਾਣਕਾਰੀ ਅਗੇ ਦਿੱਤੀ ਜਾ ਰਹੀ ਹੈ। 


(੧) ਮੌਛ ਅਵਤਾਰ: ਕੁਲ ੧੬ ਛੰਦਾਂ ਦੀ ਇਸ ਰਚਨਾ ਵਿਚ ਮੌਛ 
ਅਵਤਾਰ ਅਤੇ ਉਸ ਨਾਲ ਹੋਏ ਸੰਖਾਸੁਰ ਦੇ ਯੁੱਧ ਦਾ ਵਰਣਨ ਹੋਇਆ ਹੈ। ਸਾਰਾਂਸ਼ 
ਰੂਪ ਵਿਚ ਇਹ ਅਵਤਾਰ ਕਥਾ ਇਸ ਪ੍ਰਕਾਰ ਹੈ--ਸੰਖਾਸੁਰ ਨਾਂ ਦੇ ਦੈਂਤ ਦੇ ਬਹੁਤ 
ਸ਼ਕਤੀਸ਼ਾਲੀ ਹੋ ਜਾਣ ਕਾਰਨ ਵਿਸ਼ਣੂ ਨੇ ਉਸ ਨੂੰ ਨਸ਼ਟ ਕਰਨ ਲਈ ਮੇਛ ਦਾ 
ਅਵਤਾਰ ਧਾਰਿਆ। ਮੌਛ, ਪਹਿਲਾਂ ਨਿੱਕਾ ਜਿਹਾ ਰੂਪ ਧਾਰ ਕੇ, ਸਮੁੰਦਰ ਦੇ ਹੇਠਾਂ 
ਬੈਠਾ ਅਤੇ ਪਾਣੀ ਨੂੰ ਜ਼ੋਰ ਨਾਲ ਹਿਲਾਇਆ। ਫਿਰ ਉਸ ਦੁਆਰਾ ਆਪਣਾ ਰੂਪ 
ਵਿਸਥਾਰਨ ਤੇ ਸੰਖਾਸੁਰ ਕ੍ਰੋਧਵਾਨ ਹੋਇਆ ਅਤੇ ਚੌਹਾਂ ਵੇਦਾਂ ਨੂੰ ਚੁਕ ਕੇ ਸਮੁੰਦਰ 
ਵਿਚ ਸੁਟ ਦਿੱਤਾ। ਵੇਦਾਂ ਦੀ ਰਖਿਆ ਲਈ ਮੌਛ ਨੇ ਸੰਖਾਸੁਰ ਨਾਲ ਘੋਰ ਯੁੱਧ ਕੀਤਾ 
ਅਤੇ ਉਸ ਨੂੰ ਮਾਰ ਕੇ ਵੇਦਾਂ ਦਾ ਉਧਾਰ ਕੀਤਾ। ਯੁੱਧ ਬੜਾ ਸਜੀਵ ਹੈ ਅਤੇ ੧੧ 
ਛੰਦਾਂ ਵਿਚ ਚਿਤਰਿਆ ਗਿਆ ਹੈ। ਭੁਜੰਗ ਪੁਯਾਤ ਛੰਦ ਦੀ ਵਰਤੋ' ਹੋਈ ਹੈ। 

(੨) ਕੌਛ ਅਵਤਾਰ? ਚਾਰ ਭੁਜੰਗ ਅਤੇ ਭੁਜੰਗ ਪੁਯਾਤ ਛੰਦਾਂ ਵਿਚ 
ਲਿਖੀ ਇਸ ਅਵਤਾਰ ਕਥਾ ਵਿਚ ਲਿਖਿਆ ਹੈ ਕਿ ਸਮੁੰਦਰ ਨੂੰ ਰਿੜਕਣ ਲਈ ਦੈੱਤ 
ਅਤੇ ਦੇਵਤੇ ਇਕੱਠੇ ਹੋਏ। ਮੰਦਰਾਚਲ ਨੂੰ ਉਨ੍ਹਾਂ ਨੇ ਮਧਾਣੀ ਅਤੇ ਵਾਸੁਕੀ ਨਾਗ ਨੂੰ 
ਨੇਤਰਾ ਬਣਾਇਆ। ਮਧਾਣੀ (ਮੰਦਰਾਚਲ) ਦੇ ਭਾਰ ਨੂੰ ਨ ਸੰਭਾਲੇ ਜਾਣ ਕਾਰਨ 
ਵਿਸ਼ਲੂ ਕਛਪ ਰੂਪ ਵਿਚ ਉਥੇ ਉਪਸਥਿਤ ਹੋਇਆ ਅਤੇ ਮਧਾਣੀ ਨੂੰ ਆਪਣੀ ਪਿਠ 
ਉਤੇ ਧਾਰਨ ਕੀਤਾ। 


(੩, ੪ ੫) ਨਰ-ਨਾਰਾਇਣ ਅਵਤਾਰ ਅਤੇ ਮਹਾਮੋਹਨੀ 
ਅਵਤਾਰ: ਟਿਨ੍ਹਾਂ ਤਿੰਨਾਂ ਅਵਤਾਰ ਪ੍ਰਸੰਗਾਂ ਦੇ ਆਰੰਭ ਵਿਚ ਛੀਰ ਸਮੁੰਦਰ ਤੋਂ 
ਪ੍ਰਗਟ ਹੋਏ ਚੌਦਾਂ ਰਤਨਾਂ ਦਾ ਵਿਵਰਨ ਹੈ। ਇਨ੍ਹਾਂ ੧੪ ਛੰਦਾਂ ਤੋਂ ਬਾਦ ਨਰ- 
ਨਾਰਾਇਣ ਨਾਂ ਦੇ ਦੋਹਾਂ ਅਵਤਾਰਾਂ ਦੀ ਕਥਾ ਇਕੱਠੀ ਦਿੱਤੀ ਹੈ। ਚੌਦਾਂ ਰਤਨਾਂ ਦੀ 
ਵੰਡ ਵੇਲੇ ਦੈਂਤਾਂ ਅਤੇ ਦੇਵਤਿਆਂ ਦਾ ਝਗੜਾ ਸ਼ੁਰੂ ਹੁੰਦਾ ਹੈ। ਵਿਸ਼ਠੂ ਨਰ-ਨਾਰਾਇਣ 
ਰੂਪ ਵਿਚ ਅਵਤਾਰ ਲੈ ਕੇ ਦੈਂਤਾਂ ਨਾਲ ਯੁੱਧ ਕਰਦਾ ਹੈ। ਇਸ ਯੁੱਧ ਵਿਚ ਦੇਵਤਿਆਂ 
ਦਾ ਪਾਸਾ ਕਮਜ਼ੋਰ ਹੋ ਗਿਆ। ਅੰਮ੍ਰਿਤ ਦੀ ਪ੍ਰਾਪਤੀ ਲਈ ਵਿਸ਼ਣੂ ਨੂੰ ਮਹਾਮੋਹਿਨੀ 
ਦਾ ਅਵਤਾਰ ਧਾਰਨਾ ਪਿਆ। ਇਸ ਤੋਂ ਬਾਦ ੮ ਛੰਦਾਂ ਵਿਚ ਪੰਜਵੇਂ ਅਵਤਾਰ 
ਮਹਾਮੋਹਿਨੀ ਦਾ ਵਰਣਨ ਹੈ। ਇਸ ਵਿਚ ਅੱਠ ਛੰਦ ਹਨ। ਇਸ ਵਿਚ ਸੁੰਦਰ 
ਇਸਤਰੀ ਦਾ ਰੂਪ ਧਾਰ ਕੇ ਵਿਸ਼ਣੂ ਨੇ ਦੈਂਤਾਂ ਨੂੰ ਮੋਹਿਤ ਕੀਤਾ ਅਤੇ ਯੁੱਧ ਵਲੋਂ 
ਉਨ੍ਹਾਂ ਦੀ ਰੁਚੀ ਨੂੰ ਮੋੜਿਆ। ਦੈਂਤਾਂ ਅਤੇ ਦੇਵਤਿਆਂ ਵਿਚ ਰਤਨਾਂ ਦਾ ਵੰਡ-ਵੰਡਾਰਾ 
ਠੀਕ ਢੰਗ ਨਾਲ ਸਿਰੇ ਚੜ੍ਹ ਗਿਆ ਅਤੇ ਝਗੜਾ ਸਮਾਪਤ ਹੋ ਗਿਆ। 


(੬) ਬੈਰਾਹ (ਵਾਰਾਹ) ਅਵਤਾਰ: ਚੌਦਾਂ ਛੰਦਾਂ ਦੀ ਇਸ ਅਵਤਾਰ 
ਕਥਾ ਵਿਚ ਦਸਿਆ ਗਿਆ ਹੈ ਕਿ ਸਾਰੇ ਰਤਨਾਂ ਦੇ ਵਡੇ ਜਾਣ ਤੋਂ ਬਾਦ ਸਾਰੇ ਦੈਂਤ 
ਅਤੇ ਦੇਵਤੇ ਆਪਣੇ ਆਪਣੇ ਸਥਾਨਾਂ 'ਤੇ ਚਲੇ ਗਏ। ਕੁਝ ਸਮਾਂ ਬੀਤਣ ਤੇ ਫਿਰ 
ਦੋਹਾਂ ਵਿਚ ਵਿਰੋਧ ਵਧਿਆ। ਦੈਂਤਾਂ ਨੇ ਦੇਵਤਿਆਂ ਨੂੰ ਭਜਾ ਦਿੱਤਾ। ਹਿਰਿਨ੍ਯੋ 
(ਹਿਰਣਯਾਕਸ਼) ਅਤੇ ਹਿਰੰਨਾਛਸ (ਹਿਰਣਯਕਸ਼ਿਪ) ਨਾਂ ਦੇ ਦੋ ਦੈਂਤਾਂ ਨੇ ਸਾਰੇ ਲੋਕਾਂ 
ਨੂੰ ਜਿਤ ਕੇ ਆਪਣਾ ਦਾਸ ਬਣਾ ਲਿਆ। ਹਿਰਣਯਾਕਸ਼ ਨੇ ਸਭ ਨੂੰ ਲਲਕਾਰਿਆ। 
ਉਸ ਦੇ ਡਰ ਦੇ ਮਾਰਿਆਂ ਧਰਤੀ ਅਤੇ ਵੇਦ ਰਸਾਤਲ ਵਿਚ ਚਲੇ ਗਏ। ਵਿਸ਼ਣੂ ਨੇ 
ਬੈਰਾਹ ਦਾ ਰੂਪ ਧਾਰਨ ਕਰ ਕੇ ਦੈਂਤਾਂ ਨੂੰ ਹਰਾਇਆ ਅਤੇ ਵੇਦਾਂ ਅਤੇ ਧਰਤੀ ਦਾ 
ਉਧਾਰ ਕੀਤਾ। 


(੭) ਨਰਸਿੰਘ ਅਵਤਾਰ: ਇਸ ਅਵਤਾਰ ਕਥਾ ਵਿਚ ਕੁਲ ੪੨ ਛੰਦ 
ਹਨ। ਯੁੱਧ ਦਾ ਵਰਣਨ ਬੜਾ ਸਜੀਵ ਹੋਇਆ ਹੈ। ਰਚੈਤਾ ਅਨੁਸਾਰ ਜਦੋਂ ਦੇਵਤਿਆਂ 
ਦਾ ਅਭਿਮਾਨ ਵਧ ਗਿਆ ਤਾਂ ਦੈੱਤਾਂ ਨੇ ਉਨ੍ਹਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ 
ਕੀਤਾ। ਦੈੱਤਾਂ ਦੇ ਰਾਜੇ ਹਿਰਣਯਕਸ਼ਿਪ ਦੀ ਪਤਨੀ ਦੇ ਗਰਭ ਤੋਂ' ਪ੍ਰਹਿਲਾਦ ਭਗਤ 
ਦਾ ਜਨਮ ਹੋਇਆ। ਉਸ ਦੇ ਪਾਠਸ਼ਾਲਾ ਵਿਚ ਗੋਪਾਲ ਨਾਮ ਦਾ ਪਾਠ ਕਰਨ ਤੇ ਦੈਂਤ 
ਰਾਜਾ ਕ੍ਰੋਧਵਾਨ ਹੋਇਆ ਅਤੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਮਾਰਨਾ ਚਾਹਿਆ। 


ਕਿਵਾੜ (ਦਰਵਾਜ਼ੇ) ਵਿਚੋਂ ਨਰਸਿੰਘ ਅਵਤਾਰ ਪੁਗਟ ਹੋਇਆ ਜਿਸ ਨੇ ਦੈੱਤ ਰਾਜੇ 
ਨੂੰ ਮਾਰ ਕੇ ਪ੍ਰਹਿਲਾਦ ਨੂੰ ਦੈਂਤਾਂ ਦਾ ਰਾਜਾ ਬਣਾਇਆ। 

(੮) ਬਾਵਨ (ਵਾਮਨ) ਅਵਤਾਰ: ਇਸ ਅਵਤਾਰ ਕਥਾ ਨੂੰ ੨੭ 
ਛੰਦਾਂ ਵਿਚ ਵਰਣਿਤ ਕੀਤਾ ਗਿਆ ਹੈ। ਇਸ ਵਿਚ ਕਿਸੇ ਪ੍ਰਕਾਰ ਦੇ ਯੁੱਧ ਦਾ 
ਵਰਣਨ ਨਹੀਂ ਹੋਇਆ। ਇਸ ਪੁਸੰਗ ਵਿਚ ਦਸਿਆ ਗਿਆ ਹੈ ਕਿ ਨਰਸਿੰਘ 
ਦੈਂਤ ਲੋਕ ਯੋਗ ਆਦਿ ਕਰਨ ਲਗੇ। ਦੈਂਤਾਂ ਦੇ ਰਾਜਾ ਬਲੀ ਨੇ ਇੰਦਰ ਦੀ ਰਾਜਧਾਨੀ 
ਨਸ਼ਟ ਕਰ ਦਿੱਤੀ। ਭੈਭੀਤ ਦੇਵਤਿਆਂ ਨੇ ਕਾਲ ਪੁਰਖ ਪਾਸ ਆਪਣਾ ਦੁਖੜਾ 
ਰੋਇਆ। ਉਨ੍ਹਾਂ ਦੀ ਸਹਾਇਤਾ ਲਈ ਕਾਲ ਪੁਰਖ ਨੇ ਵਿਸ਼ਣੂ ਨੂੰ ਔਠਵਾਂ ਅਵਤਾਰ 
ਧਾਰਨ ਕਰਨ ਲਈ ਆਦੇਸ਼ ਦਿੱਤਾ। ਵਿਸ਼ਣੂ ਨੇ ਇਕ ਨਿਰਧਨ ਬ੍ਰਾਹਮਣ ਦਾ ਰੂਪ 
ਧਾਰ ਕੇ ਬਲੀ ਰਾਜੇ ਦੇ ਦੁਆਰ ਤੇ ਵੇਦ ਪਾਠ ਦਾ ਉਚਾਰਨ ਕੀਤਾ। ਉਸ ਨੇ ਦੱਛਣਾ 
ਵਜੋਂ ਢਾਈ ਕਦਮ ਭੂਮੀ ਮੰਗੀ। ਦੈਂਤਾਂ ਦਾ ਗੁਰੂ ਸ਼ੁਕਰਾਚਾਰਯ ਸਾਰਾ ਭੇਦ ਸਮਝ 
ਗਿਆ। ਉਸ ਨੇ ਰਾਜੇ ਨੂੰ ਸਮਝਾਇਆ ਕਿ ਇਹ ਬ੍ਰਾਹਮਣ ਖੁਦ ਵਿਸ਼ਣੂ ਹੈ, ਇਸ 
ਲਈ ਇਸ ਦੀ ਮੰਗ ਨਹੀਂ ਮੰਨਣੀ। ਬਲੀ ਅਜਿਹਾ ਭਿਖਾਰੀ ਪ੍ਰਾਪਤ ਕਰ ਕੇ ਆਪਣੇ 
ਆਪ ਨੂੰ ਧੰਨ ਸਮਝਣ ਲਗਿਆ। ਉਸ ਨੇ ਸੰਕਲਪ ਕਰਨ ਲਈ ਜਲ ਭਰਿਆ 
ਕਮੰਡਲ ਚੁਕ ਲਿਆ। ਸ਼ੁਕਰਾਚਾਰਯ, ਰਾਜੇ ਨੂੰ ਸੰਕਲਪ ਕਰਨੋ ਰੋਕਣ ਲਈ, ਲਘੂ 
ਰੂਪ ਬਣਾ ਕੇ ਕਮੰਡਲ ਦੀ ਟੋਟਨੀ ਵਿਚ ਬੈਠ ਗਿਆ। ਟੋਟਨੀ ਤੋਂ ਪਾਣੀ ਨ 
ਨਿਕਲਦਿਆਂ ਵੇਖ ਕੇ ਬਾਹਮਣ ਦੇ ਸੁਝਾ ਤੇ ਉਸ ਨੇ ਵਿਚ ਤੀਲਾ ਮਾਰਿਆ। 
ਸ਼ੁਕਰਾਚਾਰਯ ਦੀ ਔਖ ਵਿਚ ਤੀਲਾ ਲਗਣ ਕਾਰਨ ਨਿਕਲੇ ਜਲ ਨਾਲ ਰਾਜੇ ਨੇ 
ਸੰਕਲਪ ਕੀਤਾ। ਬ੍ਰਾਹਮਣ ਨੇ ਆਪਣਾ ਰੂਪ ਵਿਸਥਾਰਿਆ। ਇਕ ਕਦਮ ਨਾਲ ਧਰਤੀ 
ਅਤੇ ਇਕ ਕਦਮ ਨਾਲ ਆਕਾਸ਼ ਮਾਪ ਕੇ ਬਾਕੀ ਦੇ ਅੱਧੇ ਕਦਮ ਲਈ ਬਲੀ ਦਾ 
ਸ਼ਰੀਰ ਮਾਪਿਆ। ਬਲੀ ਦੇ ਇਸ ਦਾਨ ਤੋਂ ਪ੍ਰਸੰਨ ਹੋ ਕੇ ਵਾਮਨ ਨੇ ਉਸ ਨੂੰ 
ਆਸ਼ੀਰਵਾਦ ਦਿੱਤਾ। 

(੯) ਪਰਸਰਾਮ ਅਵਤਾਰ: ਇਸ ਵਿਚ ਕੁਲ ੩੫ ਛੰਦ ਵਰਤੇ ਗਏ 
ਹਨ। ਵੀਹ ਤੋ ਵਧ ਛੰਦਾਂ ਵਿਚ ਯੁੱਧ-ਵਰਣਨ ਹੋਇਆ ਹੈ। ਰਚੈਤਾ ਅਨੁਸਾਰ ਬਹੁਤ 
ਸਮਾਂ ਬੀਤਣ ਉਪਰੰਤ ਛਤ੍ਰੀਆਂ ਨੇ ਸਾਰੀ ਧਰਤੀ ਉਤੇ ਆਪਣਾ ਅਧਿਕਾਰ ਜਮਾ 
ਲਿਆ। ਉਨ੍ਹਾਂ ਦੇ ਅਤਿਆਚਾਰਾਂ ਤੋਂ ਤੰਗ ਹੋ ਕੇ ਦੇਵਤੇ ਇੰਦਰ ਪਾਸ ਗਏ। ਉਥੋਂ 
ਉਹ ਛੀਰ ਸਾਗਰ ਵਲ ਕਾਲ ਪੁਰਖ ਕੋਲ ਗਏ। ਉਨ੍ਹਾਂ ਦੀ ਉਸਤਤਿ ਤੋਂ ਪ੍ਰਸੰਨ ਹੋ 


ਕੇ ਕਾਲ ਪੁਰਖ ਨੇ ਵਿਸ਼ਣੂ ਨੂੰ ਜਮਦਗਨੀ ਦੇ ਘਰ ਜਾ ਕੇ ਅਵਤਾਰ ਧਾਰਨ ਕਰਨ 
ਦੀ ਆਗਿਆ ਦਿੱਤੀ। ਜਮਦਗਨੀ ਦੀ ਪਤਨੀ ਰੇਣੁਕਾ ਦੀ ਕੁਖ ਤੋਂ ਪਰਸਰਾਮ ਦਾ 
ਜਨਮ ਹੋਇਆ। ਰਾਜਾ ਸਹਸੂਬਾਹੂ ਨੇ ਜਮਦਗਨੀ ਨੂੰ ਮਾਰ ਕੇ ਉਸ ਕੋਲੋਂ ਕਾਮਧੇਨੂ 
ਦੀ ਪੁੱਤਰੀ ਨੰਦਨੀ ਨਾਂ ਦੀ ਗਊ ਖੋਹ ਲਈ। ਪਤਾ ਲਗਣ ਤੇ ਪਰਸਰਾਮ ਸਹਸੁਬਾਹੂ 
ਨੂੰ ਮਾਰਨ ਗਿਆ। ਘੋਰ ਯੁੱਧ ਉਪਰੰਤ ਸਹਸੁਬਾਹੂ ਆਪਣੀ ਸੈਨਾ ਸਹਿਤ ਮਾਰਿਆ 
ਗਿਆ। ਪਰਸਰਾਮ ਨੇ ਛਤ੍ਹੀਆਂ ਤੋਂ ਰਾਜ ਖੋਹ ਕੇ ਬ੍ਰਾਹਮਣਾਂ ਨੂੰ ਦੇ ਦਿੱਤਾ। ਜਿਥੇ 
ਜਿਥੇ ਵੀ ਛਤ੍ਹੀਆਂ ਦੇ ਅਤਿਆਚਾਰਾਂ ਦੀ ਦਸ ਪਈ, ਉਥੇ ਉਥੇ ਜਾ ਕੇ ਪਰਸਰਾਮ ਨੇ 
ਛਤ੍ਹੀਆਂ ਦਾ ਬਧ ਕੀਤਾ। ਇਸ ਤਰ੍ਹਾਂ ਉਸ ਨੇ ੨੧ ਵਾਰ ਧਰਤੀ ਨੂੰ ਛਤ੍ਹੀਆਂ ਤੋਂ 
ਰਹਿਤ ਕੀਤਾ। 

(੧0) ਬੁਹਮਾਵਤਾਰ? ਵਿਸ਼ਣੂ ਦੇ ਦਸਵੇਂ ਅਵਤਾਰ ਪ੍ਰਸੰਗ ਦਾ ਚਿਤੁਣ 
ਕੇਵਲ ਸੱਤ ਛੰਦਾਂ ਵਿਚ ਹੋਇਆ ਹੈ ਜਿਨ੍ਹਾਂ ਵਿਚੋਂ ਛੇ ਚੌਪਈ ਹਨ ਅਤੇ ਇਕ 
ਦੋਹਰਾ। ਬੁਹਮਾ ਦੇ ਇਸ ਅਵਤਾਰ-ਪੁਸੰਗ ਵਿਚ ਦਸਿਆ ਗਿਆ ਹੈ ਕਿ ਜਦੋਂ ਜਦੋਂ 
ਵੇਦ ਨਾਸ ਹੋ ਜਾਂਦੇ ਹਨ, ਅਰਥਾਤ ਵੇਦਾਂ ਪ੍ਰਤਿ ਲੋਕਾਂ ਵਿਚ ਅਰੁਚੀ ਪੈਂਦਾ ਹੋ ਜਾਂਦੀ 
ਵੇਦਾਂ ਦਾ ਗਿਆਨ ਦੇਣ ਲਈ ਬੂਹਮਾ ਪ੍ਰਗਟ ਹੁੰਦਾ ਹੈ। ਬ੍ਰਹਮਾ ਅਤੇ ਵਿਸ਼ਣੂ ਵਿਚ 
ਕਿਸੇ ਪੁਕਾਰ ਦਾ ਕੋਈ ਭੇਦ ਨਹੀਂ ਹੈ। 

(੧੧) ਰੁਦੁਾਵਤਾਰ: ਕੁਲ ੮੯ ਛੰਦਾਂ ਦੀ ਇਸ ਅਵਤਾਰ ਕਥਾ ਦੇ 
ਆਰੈਭਿਕ ਔਠ ਛੰਦਾਂ ਵਿਚ ਰੁਦਰਾਵਤਾਰ ਦੇ ਪੁਗਟ ਹੋਣ ਦੀ ਲੋੜ ਉਤੇ ਪੁਕਾਸ਼ 
ਪਾਇਆ ਗਿਆ ਹੈ। ਇਸ ਦੀਆਂ ਮੁੱਖ ਘਟਨਾਵਾਂ ਇਸ ਪ੍ਰਕਾਰ ਹਨ--ਧਰਤੀ ਦਾ 
ਭਾਰ ਪੀੜਿਤ ਹੋ ਕੇ ਗਊ ਦੇ ਰੂਪ ਵਿਚ ਕਾਲ ਪੁਰਖ ਪਾਸ ਜਾਣਾ ਅਤੇ ਕਾਲ ਪੁਰਖ 
ਦਾ ਵਿਸ਼ਣੂ ਨੂੰ ਰੁਦੂ ਰੂਪ ਵਿਚ ਅਵਤਾਰ ਧਾਰਨ ਕਰਨ ਲਈ ਕਹਿਣਾ, ਸ਼ਿਵ ਦੁਆਰਾ 
ਬਾਣ ਚਲਾ ਕੇ ਤ੍ਰਿਪ੍‌ਰ ਦਾ ਨਾਸ ਕਰਨਾ, ਅੰਧਕ ਨਾਲ ਸ਼ਿਵ ਦਾ ਯੁੱਧ ਅਤੇ ਉਸ ਦੀ 
ਮ੍ਰਿਤੂ, ਜਲੰਧਰ ਦੀ ਉਤਪਤੀ ਅਤੇ ਸ਼ਿਵ ਦੇ ਵਰਦਾਨ ਕਾਰਨ ੧੪ ਰਤਨਾਂ ਦੀ 
ਪ੍ਰਾਪਤੀ, ਜਲੰਧਰ ਦਾ ਦੇਵਤਿਆਂ ਨੂੰ ਭੈਭੀਤ ਕਰਨਾ, ਦਕਸ਼ ਦੀ ਪੁੱਤਰੀ ਗੌਰੀ ਦਾ 
ਸ਼ਿਵ ਨਾਲ ਵਿਆਹ, ਦਕਸ਼ ਦੇ ਯੋਗ ਵਿਚ ਅਪਮਾਨਿਤ ਗੌਰੀ ਦਾ ਆਪਣੇ ਆਪ ਨੂੰ 
ਸਾੜਨਾ ਅਤੇ ਸ਼ਿਵ ਅਤੇ ਵੀਰਭਦੂ ਦਾ ਦਕਸ਼ ਦੇ ਯੋਗ ਨੂੰ ਨਸ਼ਟ ਕਰਨਾ, ਸ਼ਿਵ ਦਾ 
ਦਕਸ਼ ਦੇ ਧੜ ਨੂੰ ਬਕਰੇ ਦਾ ਸਿਰ ਲਾ ਕੇ ਦੁਬਾਰਾ ਜੀਵਤ ਕਰਨਾ ਅਤੇ ਸ਼ਿਵ ਦਾ 
ਕਾਮਦੇਵ ਨੂੰ ਸਾੜਨਾ। 


(੧੨) ਜਲੰਧਰ ਅਵਤਾਰ: ਕੁਲ ੨੮ ਛੰਦਾਂ ਦੀ ਇਸ ਅਵਤਾਰ ਕਥਾ 
ਦਾ ਵਰਣਨ ਚੌਪਈ, ਦੋਹਰਾ, ਤੋਟਕ, ਭੁਜੰਗ ਪੁਯਾਤ ਨਾਂ ਦੇ ਛੰਦਾਂ ਵਿਚ ਹੋਇਆ। 
ਇਸ ਕਥਾ ਦਾ ਸੰਬੰਧ ੧੧ਵੀਂ ਅਵਤਾਰ ਕਥਾ ਨਾਲ ਵੀ ਹੈ। ਰਚੈਤਾ ਅਨੁਸਾਰ ਸਤੀ 
(ਗੌਰੀ) ਦਾ ਪਰਬਤ ਦੇ ਰਾਜਾ ਦੇ ਘਰ ਪੁਨਰ ਜਨਮ ਹੋਇਆ ਅਤੇ ਉਸ ਦੇ ਜੁਆਨ 
ਹੋਣ ਤੇ ਸ਼ਿਵ ਨਾਲ ਵਿਆਹ ਹੋਇਆ। ਉਸ ਦੀ ਰੂਪ-ਸੁੰਦਰਤਾ ਨੂੰ ਵੇਖ ਕੇ ਜਲੰਧਰ 
ਦਾ ਮਨ ਲੋਭਾਇਮਾਨ ਹੋ ਗਿਆ। ਉਸ ਨੇ ਆਪਣੇ ਦੂਤ ਰਾਹੀਂ ਸ਼ਿਵ ਤੋਂ ਪਾਰਬਤੀ 
ਲੈਣ ਜਾਂ ਯੁੱਧ ਕਰਨ ਲਈ ਤਿਆਰ ਹੋਣ ਦੀ ਚੁਨੌਤੀ ਦਿੱਤੀ। ਉਧਰ ਇਕ ਦਿਨ 
ਲੱਛਮੀ ਨੇ ਵਿਸ਼ਠੂ ਲਈ ਸੁਆਦੀ ਭੋਜਨ ਬਣਾਇਆ। ਪਰ ਵਿਸ਼ਣੂ ਦੇ ਖਾਣ ਤੋਂ 
ਪਹਿਲਾਂ ਹੀ ਨਾਰਦ ਭੋਜਨ ਕਰਨ ਲਈ ਪਹੁੰਚ ਗਿਆ। ਪਤੀ ਦੇ ਖਾਣ ਤੋਂ ਪਹਿਲਾਂ 
ਕਿਸੇ ਹੋਰ ਨੂੰ ਭੋਜਨ ਨ ਕਰਾ ਸਕਣ ਵਿਚ ਦ੍ਰਿੜ੍ਹ ਲੱਛਮੀ ਨੂੰ ਨਾਰਦ ਨੇ ਸਰਾਪ ਦਿੱਤਾ 
ਕਿ ਉਸ ਨੂੰ ਬ੍ਰਿੰਦਾ ਨਾਂ ਦੀ ਰਾਖਸ਼ੀ ਦੇ ਰੂਪ ਵਿਚ ਜਲੰਧਰ ਦੀ ਪਤਨੀ ਬਣਨਾ 
ਹੋਵੇਗਾ। ਵਿਸ਼ਣੂ ਦੇ ਆਉਣ ਤੇ ਲੱਛਮੀ ਨੇ ਸਾਰੀ ਗੱਲ ਦਸੀ। ਵਿਸ਼ਣੂ ਨੇ ਲੱਛਮੀ ਦੀ 
ਛਾਇਆ ਲੈ ਕੇ ਬ੍ਰਿੰਦਾ ਦੀ ਰਚਨਾ ਕੀਤੀ ਅਤੇ ਧੂਮੂਕੇਸ਼ ਨਾਂ ਦੇ ਰਾਖਸ਼ ਦੇ ਘਰ ਉਸ 
ਨੂੰ ਜਨਮ ਦਿੱਤਾ। ਬ੍ਰਿੰਦਾ ਦਾ ਉੱਧਾਰ ਕਰਨ ਲਈ ਵਿਸ਼ਣੂ ਨੇ ਜਲੰਧਰ ਰੂਪ ਵਿਚ 
ਅਵਤਾਰ ਧਾਰਨ ਕੀਤਾ। ਇਧਰ ਜਲੰਧਰ ਸ਼ਿਵ ਨੂੰ ਔਖਾ ਕਰ ਰਿਹਾ ਸੀ। ਦੋਹਾਂ 
ਵਿਚ ਘੋਰ ਯੁੱਧ ਹੋਇਆ। ਵਿਆਕੁਲ ਸ਼ਿਵ ਨੇ ਕਾਲ ਪੁਰਖ ਦਾ ਧਿਆਨ ਕੀਤਾ ਜਿਸ 
ਕਰਕੇ ਵਿਸ਼ਣੂੰ ਨੇ ਜਲੰਧਰ ਦਾ ਰੂਪ ਧਾਰਨ ਕੀਤਾ। ਇਸ ਜਲੰਧਰ ਨੇ ਬ੍ਰਿੰਦਾ ਦਾ 
ਸਤਿ ਭੰਗ ਕੀਤਾ। ਫਲਸਰੂਪ ਰਾਖਸ਼ ਜਲੰਧਰ ਦਾ ਬਲ ਛੀਣ ਹੋ ਗਿਆ ਅਤੇ ਉਧਰ 
ਸ਼ਿਵ ਦੀ ਸਹਾਇਤਾ ਲਈ ਦੁਰਗਾ ਜਲੰਧਰੀ ਬਣ ਕੇ ਆਈ। ਯੁੱਧ ਵਿਚ ਜਲੰਧਰ 
ਨਸ਼ਟ ਹੋ ਗਿਆ। 

(੧੩) ਅਦਿੱਤੀ ਪੁੰਤਰ ਵਿਸ਼ਣੂੰ: ਇਸ ਅਵਤਾਰ ਪ੍ਰਸੰਗ ਵਿਚ 
ਦਸਿਆ ਗਿਆ ਹੈ ਕਿ ਭਾਰ ਪੀੜਿਤ ਧਰਤੀ ਆਪਣੀ ਸਹਾਇਤਾ ਲਈ ਕਾਲ ਪੁਰਖ 
ਪਾਸ ਗਈ। ਕਾਲ ਪੁਰਖ ਨੇ ਸਾਰਿਆਂ ਦੇਵਤਿਆਂ ਦਾ ਤੱਤ੍ਰ ਲੈ ਕੇ ਅਤੇ ਉਸ ਵਿਚ 
ਆਪਣਾ ਤੌਤ੍ਰ ਠਹਿਰਾ ਕੇ, ਵਿਸ਼ਣੂ ਰੂਪ ਵਿਚ ਅਦਿੱਤੀ ਦੇ ਘਰ ਜਨਮ ਲਿਆ। 
ਅਦਿੱਤੀ ਪੁੱਤਰ ਵਿਸ਼ਣੂ ਨੇ ਧਰਤੀ ਦਾ ਭਾਰ ਹਰਿਆ, ਰਾਖਸ਼ਾਂ ਦਾ ਨਾਸ ਕੀਤਾ ਅਤੇ 
ਫਿਰ ਕਾਲ ਪੁਰਖ ਵਿਚ ਸਮਾ ਗਿਆ। ਚੌਪਈ-ਦੋਹਰਾ ਸ਼ੈਲੀ ਵਿਚ ਲਿਖੀ ਇਸ ਪੰਜ 
ਛੰਦਾਂ ਦੀ ਕਥਾ ਦਾ ਸਰੋਤ ਪੁਰਾਣ ਸਾਹਿਤ ਵਿਚ ਉਪਲਬਧ ਨਹੀਂ। 


(੧੪) ਮਧੁ ਕੈਟਭ ਦੇ ਸੰਘਾਰਕ ਰੂਪ ਦਾ ਅਵਤਾਰ: ਸੱਤ 
ਛੰਦਾਂ ਦੀ ਇਸ ਰਚਨਾ ਵਿਚ ਦੋਹਰਾ-ਚੌਪਈ ਛੰਦਾਂ ਦੀ ਵਰਤੋ' ਹੋਈ ਹੈ। ਇਸ 
ਅਵਤਾਰ ਦਾ ਰਚੈਤਾ ਨੇ ਕੋਈ ਵਿਸ਼ੇਸ਼ ਨਾਂ ਨਹੀਂ ਦਿੱਤਾ। ਇਤਨਾ ਲਿਖਿਆ ਹੈ ਕਿ 
ਕੰਨਾਂ ਦੀ ਮੈਲ ਤੋਂ' ਪੈਦਾ ਹੋਏ ਦੋਹਾਂ ਦੈਂਤਾਂ ਨੂੰ ਸੰਘਾਰਨ ਲਈ ਵਿਸ਼ਣੂ ਨੇ ਜੋ ਅਵਤਾਰ 
ਧਾਰਿਆ, ਉਹੀ ਚੌਦਵਾਂ ਅਵਤਾਰ ਹੈ। ਮਧੁ ਕੈਟਭ ਨੇ ਵਿਸ਼ਣੂ ਨਾਲ ਪੰਜ ਹਜ਼ਾਰ 
ਸਾਲ ਯੁੱਧ ਕੀਤਾ, ਅੰਤ ਕਾਲ ਪੁਰਖ ਦੀ ਸਹਾਇਤਾ ਨਾਲ ਵਿਸ਼ਣੂ ਨੇ ਦੋਵੇਂ ਦੈਂਤ 
ਮਾਰ ਦਿੱਤੇ। 

(੧੫) ਅਰਹੰਤ ਦੇਵ ਅਵਤਾਰ: ਵੀਹ ਛੰਦਾਂ ਦੀ ਇਸ ਅਵਤਾਰ 
ਕਥਾ ਵਿਚ ਦੋਹਰਾ-ਚੌਪਈ ਛੰਦ-ਸ਼ੈਲੀ ਦੀ ਵਰਤੋ' ਹੋਈ ਹੈ। ਇਸ ਅਵਤਾਰ ਪ੍ਰਸੰਗ 
ਦਾ ਸੰਬੰਧ ਜੈਨ ਮਤ ਦੇ ਮੋਢੀ ਆਦਿ-ਤੀਰਥਾਂਕਰ ਨਾਲ ਹੈ। ਸਾਰੇ ਦੈਂਤਾਂ ਨੇ ਮਿਲ ਕੇ 
ਇਸ ਗੱਲ ਬਾਰੇ ਵਿਚਾਰ ਕੀਤਾ ਕਿ ਦੇਵਤੇ ਸਦਾ ਜਿਤਦੇ ਕਿਉਂ ਹਨ ਅਤੇ ਦੈੱਤ 
ਹਾਰਦੇ ਕਿਉਂ ਹਨ? ਦੈਂਤਾਂ ਦੇ ਗੁਰੂ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਯੋਗ ਕਰਦੇ ਹਨ, 
ਇਸ ਲਈ ਯਸ਼ ਖਟਣ ਕਾਰਨ ਜਿਤਦੇ ਹਨ। ਇਸ ਵਾਸਤੇ ਤੁਸੀਂ ਵੀ ਯੱਗ ਕਰੋਂ। 
ਦੈਂਤਾਂ ਨੇ ਯੋਗ ਕਰਨੇ ਸ਼ੁਰੂ ਕੀਤੇ। ਦੇਵਤਿਆਂ ਨੇ ਡਰ ਕੇ ਵਿਸ਼ਣੂ ਨੂੰ ਦਸਿਆ। 
ਵਿਸ਼ਣੂ ਨੇ ਕਾਲ ਪੁਰਖ ਦੀ ਆਗਿਆ ਨਾਲ ਅਰਹੰਤ ਦੇਵ ਦੇ ਰੂਪ ਵਿਚ ਅਵਤਾਰ 
ਧਾਰਨ ਕੀਤਾ ਅਤੇ ਨਵਾਂ ਪੰਥ ਚਲਾ ਕੇ ਦੈਂਤਾਂ ਨੂੰ ਯੋਗ ਕਰਨ ਤੋਂ ਵਰਜਿਆ। ਯੌਗ 
ਨ ਕਰਨ ਕਰ ਕੇ ਦੈਂਤਾਂ ਦਾ ਬਲ ਘਟ ਗਿਆ ਅਤੇ ਉਹ ਗ਼ਲਤ ਮਾਰਗ ਉਤੇ ਪੈ 
ਗਏ। 

(੧੬) ਮਨੁ ਰਾਜਾ ਅਵਤਾਰ? ਔਠ ਛੰਦਾਂ ਦੇ ਇਸ ਸੈਖਿਪਤ ਪ੍ਰਸੰਗ 
ਵਿਚ ਦੋਹਰਾ ਅਤੇ ਚੌਪਈ ਛੰਦਾਂ ਦੀ ਵਰਤੋ' ਹੋਈ ਹੈ। ਰਚੈਤਾ ਨੇ ਦਸਿਆ ਹੈ ਕਿ 
ਅਰਹੰਤ ਰੂਪ ਵਿਚ ਹੋਏ ਅਵਤਾਰ ਨੇ ਜੈਨ ਮਾਰਗ ਦੀ ਜੋ ਸਥਾਪਨਾ ਕੀਤੀ ਸੀ, ਉਸ 
ਦੇ ਪੁਭਾਵ ਕਾਰਨ ਲੋਕ ਧਰਮ ਕਾਰਜ ਤੋਂ ਹਟ ਗਏ ਅਤੇ ਸਭ ਧਰਮ-ਕਰਮ ਛੱਡ 
ਦਿੱਤੇ। ਇਸ ਸਥਿਤੀ ਤੋਂ ਬਚਣ ਲਈ ਕਾਲ ਪੁਰਖ ਦੀ ਆਗਿਆ ਨਾਲ ਵਿਸ਼ਣੂ ਨੇ 
ਮਨੁ ਰਾਜਾ ਦੇ ਰੂਪ ਵਿਚ ਅਵਤਾਰ ਧਾਰਨ ਕੀਤਾ। ਉਸ ਨੇ ਮਨੁ ਸਮ੍ਰਿਤੀ ਦੀ ਰਚਨਾ 
ਕਰ ਕੇ ਸਾਰੇ ਕੁਪੰਥੀਆਂ ਨੂੰ ਸਹੀ ਪੰਥ ਦਾ ਅਨੁਸਾਰੀ ਕੀਤਾ। ਇਸ ਤਰ੍ਹਾਂ ਜੈਨ ਮਤ 
ਤੋਂ ਲੋਕੀ ਦੂਰ ਹਟਣ ਲਗੇ। 


(੧੭) ਧਨਵੰਤਰ ਅਵਤਾਰ: ਦੋਹਰਾ-ਚੌਪਈ ਸ਼ੈਲੀ ਦੇ ਕੁਲ ਛੇ ਛੰਦਾਂ 
ਵਿਚ ਲਿਖੀ ਇਸ ਨਿੱਕੀ ਜਿਹੀ ਕਥਾ ਵਿਚ ਧਨਵੰਤਰ ਅਵਤਾਰ ਦੀ ਗੌਲ ਕਹੀ 
ਗਈ ਹੈ। ਇਸ ਵਿਚ ਇਹ ਦਸਿਆ ਗਿਆ ਹੈ ਕਿ ਜਦੋਂ ਹਰ ਪਾਸੇ ਲੋਕੀਂ ਧਨ- 
ਦੌਲਤ ਅਤੇ ਅਨਾਜ ਨਾਲ ਸੁਖੀ ਹੋ ਗਏ ਅਤੇ ਹਰ ਪ੍ਰਕਾਰ ਦੀਆਂ ਸੁਵਿਧਾਵਾਂ 
ਉਪਲਬਧ ਹੋ ਗਈਆਂ, ਤਾਂ ਉਦੋਂ ਕਈ ਪੁਕਾਰ ਦੇ ਰੋਗ ਪਸਰ ਗਏ। ਸਾਰੀ ਪੂਜਾ 
ਰੋਗ ਪੀੜਿਤ ਹੋ ਗਈ। ਸਾਰੇ ਦੁਖੀਆਂ ਵਲੋਂ ਪ੍ਰਾਰਥਨਾ ਕਰਨ ਤੇ ਕਾਲ ਪੁਰਖ ਨੇ 
ਵਿਸ਼ਣੂ ਨੂੰ ਧਨਵੰਤਰ ਰੂਪ ਵਿਚ ਅਵਤਾਰ ਧਾਰਨ ਕਰਨ ਦਾ ਆਦੇਸ਼ ਦਿੱਤਾ। 
ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। ਉਸ ਵਿਚੋਂ ਰੋਗਾਂ ਦਾ 
ਨਾਸ਼ ਕਰਨ ਵਾਲੇ ਧਨਵੰਤਰੀ ਨੇ ਜਨਮ ਲਿਆ ਜਿਸ ਨੇ ਆਯੁਰਵੇਦ ਦੀ ਰਚਨਾ ਕਰ 
ਕੇ ਹਰ ਪ੍ਰਕਾਰ ਦੇ ਰੋਗਾਂ ਦਾ ਨਾਸ਼ ਕੀਤਾ। ਪਰ ਸਮਾਂ ਆਉਣ ਤੇ ਸੱਪਾਂ ਦੇ ਸੁਆਮੀ 
ਤੱਛਕ ਨਾਗ ਨੇ ਉਸ ਨੂੰ ਭਸ ਲਿਆ। 


(੧੮) ਸੂਰਜ ਅਵਤਾਰ? ਪੁਸਤੁਤ ਕਥਾ-ਪ੍ਰਸੰਗ ਅਨੁਸਾਰ ਦੈਂਤਾਂ ਦਾ 
ਜਦੋਂ ਅਧਿਕ ਬਲ ਵਧ ਗਿਆ ਤਾਂ ਕਾਲ ਪੁਰਖ ਨੇ ਸੂਰਜ ਰੂਪ ਵਿਚ ਅਵਤਾਰ 
ਧਾਰਨ ਕਰਨ ਲਈ ਵਿਸ਼ਣੂ ਨੂੰ ਕਿਹਾ। ਸੂਰਜ ਨੇ ਅਸੁਰਾਂ ਦਾ ਨਾਸ ਕਰ ਕੇ ਧਰਤੀ 
ਦਾ ਹਨੇਰਾ ਦੂਰ ਕੀਤਾ। ਸੂਰਜ ਦੇ ਨਿਕਲਣ ਨਾਲ ਸਾਰੇ ਲੋਕ ਆਲਸ ਨੂੰ ਤਿਆਗ ਕੇ 
ਉਠਦੇ ਹਨ ਅਤੇ ਪੂਜਾ-ਪਾਠ ਆਦਿ ਕਰਮ ਕਰਦੇ ਹਨ। ਇਸ ਤਰ੍ਹਾਂ ਕਰਦਿਆਂ ਜਦੋਂ 
ਬਹੁਤ ਸਮਾਂ ਬੀਤ ਗਿਆ ਤਾਂ ਦੀਰਘ ਕਾਯ ਨਾਂ ਦਾ ਇਕ ਰਾਖਸ਼ ਪੈਦਾ ਹੋਇਆ 
ਜਿਸ ਨੇ ਸੂਰਜ ਦਾ ਰਥ ਰੋਕ ਦਿੱਤਾ। ਉਸ ਨਾਲ ਸੂਰਜ ਦਾ ਭਿਆਨਕ ਯੁੱਧ ਹੋਇਆ 
ਅਤੇ ਰਾਖਸ਼ ਮਾਰਿਆ ਗਿਆ। ਇਸ ਵਿਚ ਕੁਲ ੨੭ ਛੰਦ ਹਨ ਅਤੇ ਚੌਪਈ, ਅਰਧ 
ਨਰਾਜ, ਅਨੁਭਵ, ਤੋਟਕ, ਦੋਹਰਾ ਨਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ। ਜਿਨ੍ਹਾਂ ਵਿਚੋਂ 
੧੯ ਛੰਦਾਂ ਵਿਚ ਸੂਰਜ ਨਾਲ ਦੀਰਘ ਕਾਯ ਰਾਖਸ਼ ਦਾ ਯੁੱਧ ਵਰਣਨ ਹੋਇਆ ਹੈ। 
ਇਹ ਯੁੱਧ ਵਰਣਨ ਬਹੁਤ ਸਜੀਵ ਅਤੇ ਯੁਗ ਅਨੁਰੂਪ ਹੈ। 


(੧੯) ਚੰਦੂ ਅਵਤਾਰ: ਇਸ ਅਵਤਾਰ ਕਥਾ ਦਾ ਵਰਣਨ ਕੁਲ ੧੫ 
ਛੰਦਾਂ ਵਿਚ ਹੋਇਆ ਹੈ ਅਤੇ ਦੋਧਕ, ਤੋਮਰ, ਚੌਪਈ ਨਾਂ ਦੇ ਛੰਦਾਂ ਦੀ ਵਰਤੋਂ ਹੋਈ 
ਹੈ। ਇਸ ਵਿਚ ਦਸਿਆ ਗਿਆ ਹੈ ਕਿ ਸੂਰਜ ਦੇ ਪ੍ਰਕਾਸ਼ ਨਾਲ ਧਰਤੀ ਸੜਨ 
ਲਗੀ, ਹਨੇਰੀਆਂ ਬਹੁਤ ਚਲਣ ਲਗੀਆਂ, ਅੰਨ ਪੈਦਾ ਹੋਣੋ ਬੰਦ ਹੋ ਗਿਆ, ਲੋਕ ਭੁਖੇ 
ਮਰਨ ਲਗੇ, ਇਸਤਰੀਆਂ ਕਾਮ ਤੋਂ ਪੇਰਿਤ ਨ ਹੋਣ ਕਾਰਨ ਪਤੀਆਂ ਦੀ ਸੇਵਾ ਕਰਨੋ 


ਹਟ ਗਈਆਂ। ਅਜਿਹੀ ਅਵਸਥਾ ਵਿਚ ਕਾਲ ਪੁਰਖ ਨੇ ਵਿਸ਼ਣੂ ਨੂੰ ਚੰਦੂ ਅਵਤਾਰ 
ਧਾਰਨ ਕਰਨ ਲਈ ਆਗਿਆ ਦਿੱਤੀ। ਚੰਦੂ ਅਵਤਾਰ ਦੇ ਪ੍ਰਗਟ ਹੋਣ ਨਾਲ 
ਇਸਤਰੀਆਂ ਵਿਚ ਕਾਮ ਭਾਵਨਾ ਜਾਗਣ ਲਗੀ, ਉਹ ਪਤੀ-ਸੇਵਾ ਵਲ ਰੁਚਿਤ 

ਦਾ ਅਭਿਮਾਨ ਹੋਣ ਲਗਾ ਅਤੇ ਉਸ ਨੇ ਬ੍ੁਹਸਪਤੀ ਦੀ ਇਸਤਰੀ ਦਾ ਸਤਿ ਭੰਗ 
ਕੀਤਾ। ਮੁਨੀ ਨੇ ਉਸ ਨੂੰ ਸਰਾਪ ਦਿੱਤਾ ਅਤੇ ਚੰਦੂਮਾ ਕਲੌਕਿਤ ਹੋ ਗਿਆ। ਉਸ ਦਾ 
ਸਰੂਪ ਅਸਥਿਰ ਹੋ ਕੇ ਘਟਣ ਵਧਣ ਲਗਾ। ਚੰਦ੍ਰਮਾ ਬਹੁਤ ਲਜਿਤ ਹੋਇਆ ਅਤੇ 
ਉਸ ਦਾ ਅਭਿਮਾਨ ਖਤਮ ਹੋ ਗਿਆ। 

(੨0) ਰਾਮਾਵਤਾਰ? 'ਚੌਬੀਸ ਅਵਤਾਰ” ਰਚਨਾ ਵਿਚ “'ਰਾਮਾਵਤਾਰ” 
ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ ੮੬੪ ਛੰਦਾਂ ਦੀ ਵੱਡੇ ਆਕਾਰ ਦੀ ਰਚਨਾ ਹੈ। 
'ਚੌਬੀਸ ਅਵਤਾਰ” ਵਿਚ ਆਕਾਰ ਦੇ ਪੱਖ ਤੋਂ ਇਸ ਦਾ ਦੂਜਾ ਸਥਾਨ ਹੈ। ਅੰਦਰਲੀ 
ਗਵਾਹੀ ਅਨੁਸਾਰ ਇਸ ਦੀ ਰਚਨਾ ਹਾੜ ਦੀ ਪ੍ਰਥਮ ਵਦੀ, ਸੰਮਤ ੧੭੫੫ ਬਿ. ਨੂੰ 
ਨੈਣਾ ਦੇਵੀ ਪਰਬਤ ਤੋ ਹੇਠਾਂ ਵਲ ਸਤਲੁਜ ਨਦੀ ਦੇ ਕੋਢੇ ਉਤੇ ਹੋਈ ਸੀ। 

ਇਸ ਅਵਤਾਰ-ਕਥਾ ਨੂੰ ਨਿੱਕੇ ਨਿੱਕੇ ਉਪ-ਖੰਡਾਂ ਵਿਚ ਵੰਡਿਆ ਗਿਆ ਹੈ। 
ਪੁਸੰਗ ਮੁਕਿਆ, ਉੱਥੇ ਹੀ ਪੁਸ਼ਪਿਕਾ ਲਿਖ ਦਿੱਤੀ। ਇਸ ਵਿਚ ਛੰਦਾਂ ਦੀ ਵਿਵਿਧਤਾ 
ਵਿਸ਼ੇਸ਼ ਵੇਖਣ ਯੋਗ ਹੈ। ਛੰਦ-ਪਰਿਵਰਤਨ ਬਹੁਤ ਜਲਦੀ-ਜਲਦੀ ਹੋਇਆ ਹੈ, ਖਾਸ 
ਕਰ ਕੇ ਯੁੱਧ ਵਰਣਨ ਵੇਲੇ। ਯੁੱਧ ਦੀ ਗਤਿ ਨਿੱਕੇ ਵੱਡੇ ਛੰਦਾਂ ਦੀ ਬਦਲੀ ਨਾਲ ਸਾਫ 
ਮਹਿਸੂਸ ਹੋਣ ਲਗ ਜਾਂਦੀ ਹੈ। ਇਸ ਕਥਾ ਦਾ ਮੁੱਖ ਸਰੋਤ ਬਾਲਮੀਕੀ ਰਾਮਾਇਣ 
ਹੈ। ਇਹ ਗੌਲ ਇਸ ਦੀ ਅੰਤਿਮ ਪੁਸ਼ਪਿਕਾ (ਇਤਿ ਸਰੀ ਰਾਮਾਯਣ ਸਮਾਪਤਮ ਸਤੁ) 
ਤੋਂ ਹੀ ਸਪਸ਼ਟ ਹੈ। 

ਸਮੁੱਚੇ ਤੌਰ ਤੇ ਇਸ ਅਵਤਾਰ-ਕਥਾ ਦਾ ਮੇਲ ਬਾਲਮੀਕੀ ਰਾਮਾਇਣ (ਅਤੇ 
ਕੁਝ ਹਦ ਤਕ ਅਧਿਆਤਮ ਰਾਮਾਇਣ) ਨਾਲ ਬੈਠਦਾ ਹੈ। ਇਹੀ ਇਸ ਦੇ ਮੁੱਖ 
ਸਰੋਤ ਹਨ। ਕੁਝ ਕਥਾ-ਪੁਰਸੰਗਾਂ ਵਿਚ ਲੋਕ-ਪਰੰਪਰਾ ਕਰ ਕੇ ਵਾਧ ਘਾਟ ਵੀ ਹੋਈ 
ਹੈ। ਇਸ ਅਵਤਾਰ-ਪ੍ਰਸੰਗ ਵਿਚ ਰਚੈਤਾ ਨੇ ਕਥਾ ਦੀ ਸੈਖੇਪਤਾ ਵਲ ਬਹੁਤ ਧਿਆਨ 
ਦਿੱਤਾ ਹੈ। ਰਾਮਾਇਣ ਦੇ 'ਕਿਸ਼ਕਿੰਧਾ` ਅਤੇ 'ਸੁੰਦਰ” ਨਾਂ ਵਾਲੇ ਕਾਂਡਾਂ ਦਾ ਪੁਸੰਗ 
ਨਾਂ-ਮਾਤਰ ਵਰਣਿਤ ਕੀਤਾ ਗਿਆ ਹੈ ਅਤੇ ਰਾਮਾਇਣ ਦੇ ਅਪੁਸੈਗਿਕ ਉਪਾਖਿਆਨਾਂ 
ਨੂੰ ਵੀ ਕੋਈ ਸਥਾਨ ਨਹੀਂ ਦਿੱਤਾ ਗਿਆ। ਕਈ ਹੋਰ ਮਾਰਮਿਕ ਪ੍ਰਸੰਗ ਵੀ ਛੱਡ 


ਵਰਣਨ ਇਸ ਕਥਾ ਵਿਚ ਨਹੀਂ ਮਿਲਦਾ। ਉਂਜ ਦੋਹਾਂ ਪ੍ਰਸੰਗਾਂ ਵਿਚ ਲੰਕਾ ਉਪਰ 
ਰਾਮ ਦੇ ਹਮਲੇ ਤੋ ਪਹਿਲਾਂ ਦੀਆਂ ਘਟਨਾਵਾਂ ਵਿਚ ਸਮਾਨਤਾ ਅਧਿਕ ਹੈ ਪਰ 
ਅਭਿਵਿਅਕਤੀ ਸੰਬੰਧੀ ਅੰਤਰ ਸਰਬਤੁ ਹੈ। “ਰਾਮਾਵਤਾਰ” ਵਿਚ ਲਵ ਕੁਸ਼ ਦੇ ਯੁੱਧ 
ਦਾ ਵਰਣਨ ਬੜੀ ਤਲੀਨਤਾ ਨਾਲ ਕੀਤਾ ਗਿਆ ਹੈ, ਪਰ ਰਾਮਾਇਣ ਵਿਚ ਇਸ ਦਾ 
ਚਿਤੁਣ ਨਹੀਂ ਹੋਇਆ। ਸਪਸ਼ਟ ਹੈ ਕਿ 'ਰਾਮਾਵਤਾਰ” ਦੇ ਅਜਿਹੇ ਅੰਸ਼ ਲੋਕ ਪੁਸਿੱਧ 
ਪਰੰਪਰਾਵਾਂ ਤੋਂ ਆਏ ਹਨ। 

'ਰਾਮਾਵਤਾਰ” ਦਾ ਮੁੱਖ ਆਸ਼ਾ ਰਾਮ ਚੰਦਰ ਦੇ ਵੀਰ ਰੂਪ ਅਤੇ ਵੈਰੀ ਨਾਸ਼ਕ 
ਰੂਪ ਨੂੰ ਅਧਿਕ ਚਿਤਰਨਾ ਹੈ ਕਿਉਂਕਿ ਇਥੇ ਰਚੈਤਾ ਦਾ ਉਦੇਸ਼ ਨਿਰੀ ਅਵਤਾਰ- 
ਅਧਿਕ ਉਘਾੜਨਾ ਸੀ। ਧਰਮ ਯੁੱਧ ਲਈ ਤਿਆਰ ਕੀਤੇ ਜਾ ਰਹੇ ਸਿੱਖ ਭਾਈਚਾਰੇ 
ਅਗੇ ਯੁੱਧ ਦੀ ਪ੍ਰੇਰਨਾ ਦੇਣ ਵਾਲੇ ਪ੍ਰਸੰਗਾਂ ਨੂੰ ਚਿਤਰਨਾ ਅਤਿ ਆਵੱਸ਼ਕ ਸੀ ਅਤੇ 
ਇਸ ਆਵੱਸ਼ਕਤਾ ਦੀ ਪੂਰਤੀ ਯੁੱਧ ਵਰਣਨ ਤੋਂ ਹੀ ਹੋ ਸਕਦੀ ਸੀ। ਯੁੱਧ ਵਰਣਨ 
ਵਿਚ ਯੁਗ ਅਨੁਰੂਪਤਾ ਦਾ ਧਿਆਨ ਰਖਿਆ ਗਿਆ ਹੈ। ਵਰਣਨ ਅਤੇ 
ਅਭਿਵਿਅਕਤੀ ਦੇ ਪੌਖ ਤੋਂ 'ਰਾਮਾਵਤਾਰ” ਇਕ ਉੱਤਮ ਰਚਨਾ ਹੈ ਕਿਉਂਕਿ ਇਸ 
ਵਿਚ ਯੁੱਧ ਦੇ ਸ਼ੰਕਾ ਪੱਖ ਤੋਂ ਲੈ ਕੇ ਸਮਾਧਾਨ ਪੱਖ ਦਾ ਬੜਾ ਸਜੀਵ ਚਿਤ੍ਣ 
ਹੋਇਆ ਹੈ। ਯੁੱਧ ਦਾ ਸਮੁੱਚਾ ਵਾਤਾਵਰਣ ਬਹੁਤ ਉਤਸਾਹ ਵਰਧਕ ਹੈ। ਛੰਦਾਂ ਦੀ 
ਚਾਲ ਯੁੱਧ ਦੇ ਪੈਂਤੜੇ `ਤੇ ਨਿਸ਼ਚਿਤ ਹੋਈ ਹੈ। ਅਲੰਕਾਰਾਂ ਦੀ ਯੋਜਨਾ ਨੇ ਪ੍ਰਭਾਵ ਨੂੰ 
ਤੀਬਰ ਕੀਤਾ ਹੈ। ਭਾਸ਼ਾ ਨੇ ਯੁੱਧ ਧੁਨੀਆਂ ਨੂੰ ਸਿਰਜਿਆ ਹੈ। ਮੁੱਖ ਤੌਰ ਤੇ ਇਸ 
ਚਰਿਤੁ-ਕਥਾ ਦੀ ਭਾਸ਼ਾ ਬੂਜ ਹੈ, ਅਵਧੀ ਜਾਂ ਰਾਜਸਥਾਨੀ ਵੀ ਵਰਤੀ ਗਈ ਹੈ। 
ਕਿਤੇ ਕਿਤੇ ਪੰਜਾਬੀ ਦਾ ਪੁੁਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਰਚਨਾ ਪੁਬੰਧ-ਕਾਵਿ 
ਦਾ ਰੂਪ ਧਾਰਦੀ ਪ੍ਰਤੀਤ ਹੁੰਦੀ ਹੈ। ਯੋਧਿਆਂ ਦੀਆਂ ਆਪਸ ਵਿਚ ਹੋਈਆਂ ਗੱਲਾਂ, 
ਉਕਤੀਆਂ-ਪ੍ਰਤਿਉਕਤੀਆਂ, ਵਿਅੰਗ ਆਦਿ ਦਾ ਵੀ ਪ੍ਰਭਾਵਸ਼ਾਲੀ ਚਿਤੁਣ ਹੋਇਆ ਹੈ। 

(੨੧) ਕ੍ਰਿਸ਼ਨਾਵਤਾਰ: 'ਚੌਬੀਸ ਅਵਤਾਰ` ਪੁਸੰਗ ਦੀ ਇਹ ਅਵਤਾਰ- 
ਕਥਾ ਵਿਸ਼ੇਸ਼ ਉਲੇਖ ਯੋਗ ਹੈ ਕਿਉਂਕਿ ਇਕ ਤਾਂ ਇਸ ਦਾ ਆਕਾਰ ਬਹੁਤ ਵੱਡਾ ਹੈ, 
ਦੂਜਾ ਇਸ ਵਿਚ ਰਚੈਤਾ ਨੇ ਯੁੱਧ-ਵਰਣਨ ਵਿਚ ਵਿਸ਼ੇਸ਼ ਰੁਚੀ ਵਿਖਾਈ ਹੈ ਅਤੇ 
ਗਏ ਕਾਵਿ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। 


ਅੰਦਰਲੀ ਗਵਾਹੀ ਅਨੁਸਾਰ ਇਸ ਦੀ ਰਚਨਾ ੧੭੪੫ ਬਿ. (ਸਾਵਣ ਸੁਦੀ ੭) 
ਨੂੰ ਜਮਨਾ ਨਦੀ ਦੇ ਕੈਢੇ ਤੇ ਵਸੇ ਪਾਂਵਟਾ ਨਗਰ ਵਿਚ ਹੋਈ ਸੀ (੨੪੯0)। ਇਸ 
ਰਚਨਾ ਦਾ ਮੂਲਾਧਾਰ “ਭਾਗਵਤ ਪੁਰਾਣ” ਹੈ। ਇਹ ਗੱਲ ਨ ਕੇਵਲ ਇਕ ਦੋਹਰੇ 
(੨੪੯੧) ਤੋਂ ਸਪਸ਼ਟ ਹੋ ਜਾਂਦੀ ਹੈ, ਸਗੋਂ ਹੋਰ ਵੀ ਕੁਝ ਉਕਤੀਆਂ ਜਾਂ ਅਧਿਆਇ 
ਅੰਤ ਤੇ ਲਿਖੀਆਂ ਪੁਸ਼ਪਿਕਾਵਾਂ ਤੋਂ ਵੀ ਪੁਸ਼ਟ ਹੁੰਦੀ ਹੈ। ਪ੍ਰਕਾਸ਼ਿਤ ਬੀੜ ਅਨੁਸਾਰ 
ਇਸ ਵਿਚ ਕੁਲ ੨੪੯੨ ਛੰਦ ਹਨ। ਭਾਈ ਮਨੀ ਸਿੰਘ ਵਾਲੀ ਬੀੜ ਵਿਚ ਪ੍ਰਕਾਸ਼ਿਤ 
ਬੀੜ ਨਾਲੋਂ ਇਸ ਅਵਤਾਰ-ਕਥਾ ਦੇ ੪੩ ਛੰਦ ਘਟ ਹਨ। ਸੰਗਰੂਰ ਵਾਲੀ ਬੀੜ 
ਵਿਚ ਕੁਲ ਛੰਦ ੨੫੫੯ ਹਨ, ਜਦ ਕਿ ਪਟਨੇ ਵਾਲੀ ਬੀੜ ਵਿਚ ੨੫੮0 ਹਨ। 
ਇਸ ਤਰ੍ਹਾਂ ਸਪਸ਼ਟ ਹੈ ਕਿ ਇਸ ਰਚਨਾ ਦੀ ਛੰਦ-ਗਿਣਤੀ ਵਿਚ ਫਰਕ ਹੈ। ਇਸ 
ਤੋਂ ਇਲਾਵਾ ਸੰਗਰੂਰ ਵਾਲੀ ਅਤੇ ਪਟਨੇ ਵਾਲੀ ਬੀੜਾਂ ਵਿਚ ਇਸ ਦੇ ਆਰੰਭ ਵਿਚ 
“ਉਸਤਤਿ ਸੀ ਭਵਾਨੀ ਜੀ ਕੀ” ਦੇ ੩੪ ਛੰਦ ਲਿਖੇ ਹਨ। ਇਹ ਛੰਦ ਪ੍ਰਕਾਸ਼ਿਤ ਬੀੜ 
ਵਿਚ ਨਹੀਂ ਹਨ। ਅਸਲ ਵਿਚ ਚੰਡੀ ਚਰਿਤ੍ਰ-੨ ਦੇ ਸੱਤਵੇਂ ਅਧਿਆਇ ਵਿਚ ੨੨੩ 
ਤੋਂ ਲੈ ਕੇ ੨੫੬ ਤਕ ਜੋ 'ਦੇਵੀ ਜੂ ਕੀ ਉਸਤਤਿ” ਦੇ ੩੪ ਛੰਦ ਲਿਖੇ ਹਨ, ਉਹ 
ਇਥੋਂ ਦੇ ਹਨ ਅਤੇ ਉਥੇ ਅਪ੍ਰਸੈਗਿਕ ਲਿਖੇ ਹਨ। ਇਨ੍ਹਾਂ ਨਾਲ ਛੰਦਾਂ ਦੀ ਗਿਣਤੀ ਦਾ 
ਵਧ ਜਾਣਾ ਸੁਭਾਵਿਕ ਹੈ। 
ਇਹ ਅਵਤਾਰ-ਕਥਾ ਇਕ ਇਕਾਈ ਦੇ ਰੂਪ ਵਿਚ ਚਿਤਰੀ ਗਈ ਹੈ ਅਤੇ 
ਅਧਿਆਇ ਅੰਤ ਤੇ ਪੁਸ਼ਪਿਕਾ ਵਿਚ ਅਧਿਆਵਾਂ ਦੀ ਗਿਣਤੀ ਵੀ ਦਿੱਤੀ ਹੈ। ਇਹ 
ਗਿਣਤੀ ਕੇਵਲ ਔਠਵੇਂ ਅਧਿਆਇ ਦੀ ਪੁਸ਼ਪਿਕਾ ਤਕ ਚਲਦੀ ਹੈ, ਉਸ ਤੋਂ ਬਾਦ 
ਅਧਿਆਇ ਅੰਕ ਨਹੀਂ ਦਿੱਤੇ ਗਏ, ਕੇਵਲ ਪ੍ਰਸੰਗਾਂ ਦੀ ਸੂਚਨਾ ਦਿੱਤੀ ਗਈ ਹੈ। 
ਬਾਦ ਇਸ ਰਚਨਾ ਦੇ ਚਾਰ ਖੰਡ ਲਿਖੇ ਹਨ, ਜਿਵੇਂ--(੧) ਦਸਮ ਕਥਾ (ਬਾਲਪਨ), 
(੨) ਰਾਸ ਮੰਡਲ, (੩) ਬਿਰਹ ਨਾਟਕ ਅਤੇ (੪) ਜੁਧ ਪ੍ਰਬੰਧ! ਇਸ ਤੋਂ ਸਪਸ਼ਟ 
ਹੈ ਕਿ ਮੂਲ ਰੂਪ ਵਿਚ ਇਹ ਰਚਨਾ ਖੰਡਾਂ ਵਿਚ ਲਿਖੀ ਗਈ ਸੀ, ਪਰ ਬਾਦ ਵਿਚ 
ਇਸ ਨੂੰ ਇਕ ਇਕਾਈ ਵਿਚ ਨਿਰੰਤਰ ਬਣਾ ਦਿੱਤਾ ਗਿਆ ਹੈ। ਹੁਣ ਵੀ ਇਸ 
ਰਚਨਾ ਵਿਚੋਂ ਇਹ ਸੈਕੇਤ ਮਿਲਦੇ ਹਨ ਕਿ ਇਸ ਦੀ ਰਚਨਾ ਖੰਡਾਂ ਵਿਚ ਹੀ ਹੋਈ 
ਸੀ। 'ਜੁਧ ਪੁਬੰਧ` ਦਾ ਸਿਰਲੇਖ ਹੀ ਇਸ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਇਸ 
ਦੇ ਸ਼ੁਰੂ ਵਿਚ ਲਿਖਿਆ ਹੈ ਕਿ ੧੧੯੨ ਛੰਦਾਂ ਵਾਲਾ ਖੰਡ ਆਨੰਦਪੁਰ ਸਾਹਿਬ ਵਿਚ 


ਲਿਖਿਆ ਗਿਆ। ਇਸ ਦੇ ਅੰਤ ਵਿਚ ਦਿੱਤੀ ਸੂਚਨਾ ਅਨੁਸਾਰ ਇਸ ਦੀ ਪਾਂਵਟਾ 
ਸਾਹਿਬ ਵਿਚ ਰਚਨਾ ਹੋਈ ਸੀ। ਅਸਲ ਵਿਚ ਅਖੀਰਲਾ ਹਿੱਸਾ ਪਾਂਵਟਾ ਸਾਹਿਬ 
ਹੋਇਆ। 

ਇਸ ਦੇ ਆਰੰਭ ਦੇ ਚਾਰ ਛੰਦਾਂ ਵਿਚ 'ਚੌਬੀਸ ਅਵਤਾਰ” ਪੁਸੰਗ ਵਿਚ ਇਸ 
ਅਵਤਾਰ-ਕਥਾ ਦਾ ਕਰਮ ਨਿਸ਼ਚਿਤ ਕੀਤਾ ਗਿਆ ਹੈ। ਫਿਰ ਅਗਲੇ ਚਾਰ ਛੰਦਾਂ ਵਿਚ 
ਦੇਵੀ ਦੀ ਉਸਤਤਿ ਅਤੇ ਵਰ ਯਾਚਨਾ ਕੀਤੀ ਗਈ ਹੈ। ਇਸ ਤੋਂ ਬਾਦ ਬਾਲ-ਲੀਲ੍ਹਾ 
ਖੰਡ, ਰਾਸ-ਮੰਡਲ ਖੰਡ, ਬ਼ਿਰਹ-ਨਾਟਕ ਖੰਡ ਅਤੇ ਯੁੱਧ-ਪੁਬੰਧ ਖੰਡ ਦਾ ਵਿਵਰਨ 
ਹੈ। 

ਇਸ ਅਵਤਾਰ-ਕਥਾ ਦਾ ਸਰੋਤ ਭਾਵੇਂ “ਭਾਗਵਤ ਪੁਰਾਣ” ਹੈ, ਪਰ ਇਸ 
ਚ਼ਰਿਤੂ-ਕਥਾ ਦੇ ਰਚੈਤਾ ਨੇ ਆਧਾਰ ਗ੍ਰੰਥ ਦੀਆਂ ਕੇਵਲ ਪ੍ਰਧਾਨ ਘਟਨਾਵਾਂ ਨੂੰ ਗੁਹਿਣ 
ਕੀਤਾ ਹੈ, ਕਿਤੇ ਕਿਤੇ ਤਾਂ ਕੇਵਲ ਕਥਾ-ਸੂਤਰ ਲਏ ਹਨ। ਹਾਂ, ਜਰਾਸੰਧ ਦੀ ਹਾਰ 
ਤੋਂ ਬਾਦ ਕ੍ਰਿਸ਼ਨਾਵਤਾਰ ਦਾ ਰਚੈਤਾ ਆਧਾਰ-ਕਥਾ ਤੋਂ ਬਹੁਤ ਨਹੀਂ ਹਟਿਆ। 
“ਭਾਗਵਤ ਪੁਰਾਣ” ਦੇ ਦਾਰਸ਼ਨਿਕ ਪ੍ਰਸੰਗਾਂ ਨੂੰ ਲਗਭਗ ਛਡ ਦਿੱਤਾ ਗਿਆ ਹੈ। ਇਨ੍ਹਾਂ 
ਦੋਹਾਂ ਰਚਨਾਵਾਂ ਵਿਚ ਅਭਿਵਿਅਕਤੀ ਸੰਬੰਧੀ ਪਰਸਪਰ ਅੰਤਰ ਇਕ-ਦਮ ਬਹੁਤ 
ਅਧਿਕ ਹੈ। ਇਸ ਤੋਂ ਛੁਟ 'ਕ੍ਰਿਸ਼ਨਾਵਤਾਰ” ਦੇ ਚੀਰ ਹਰਨ, ਬਿਰਹ ਨਾਟਕ, ਰਾਸ 
ਮੰਡਲ ਆਦਿ ਪ੍ਰਸੰਗਾਂ ਦੇ ਕਥਾ-ਸੂਤਰ ਭਾਵੇਂ “ਭਾਗਵਤ ਪੁਰਾਣ” ਵਿਚੋਂ ਹੀ ਲਏ ਗਏ 
ਹਨ, ਪਰ ਇਹ ਆਪਣੇ ਆਪ ਵਿਚ ਸੁਤੰਤਰ ਅਤੇ ਕਵਿਤਾ ਦੇ ਗੁਣਾਂ ਨਾਲ ਭਰਪੂਰ 
ਹਨ। ਆਧਾਰ ਕਥਾ ਅਤੇ ਕ੍ਰਿਸ਼ਨਾਵਤਾਰ ਦੀ ਵੱਡੀ ਭਿੰਨਤਾ ਯੁੱਧ-ਪ੍ਰਬੰਧ ਨੂੰ ਕ੍ਰਿਸ਼ਨ 
ਚਰਿਤ੍ਰ ਵਿਚ ਸ਼ਾਮਲ ਕਰਨਾ ਹੈ। ਇਹ ਜਿਥੇ ਇਕ ਨਵੀਨ ਕਲਪਨਾ ਹੈ ਉਥੇ ਕ੍ਰਿਸ਼ਨ 
ਨੂੰ ਆਪਣੇ ਪਰੰਪਰਾਗਤ ਰੂਪ ਤੋਂ ਭਿੰਨ ਇਕ ਬਲਬੀਰ ਯੋਧਾ ਦੇ ਰੂਪ ਵਿਚ ਚਿਤਰਦੀ 


੨ 


ਇਸ ਰਚਨਾ ਲਈ ਮੁੱਖ ਤੌਰ ਤੇ ਟਕਸਾਲੀ ਬੂਜ ਭਾਸ਼ਾ ਵਰਤੀ ਗਈ ਹੈ, ਪਰ 
ਕਿਤੇ ਕਿਤੇ ਅਰਬੀ, ਫ਼ਾਰਸੀ, ਪੰਜਾਬੀ, ਅਵਧੀ ਅਤੇ ਰਾਜਸਥਾਨੀ ਦੀ ਸ਼ਬਦਾਵਲੀ ਦੀ 
ਵਰਤੋ' ਵੀ ਹੋਈ ਹੈ। ਇਸ ਦੀ ਭਾਸ਼ਾ ਵਿਚ ਪ੍ਰਸਾਦ ਨਾਲੋਂ ਮਾਧੁਰਯ ਅਤੇ ਓਜ ਗੁਣਾਂ 
ਦੀ ਅਧਿਕ ਵਰਤੋਂ ਹੋਈ ਹੈ। ਇਸ ਵਿਚ ਅਧਿਕਤਰ ਦੀਰਘ ਛੰਦ ਵਰਤੇ ਗਏ ਹਨ। 
ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਇਸ ਵਿਚ ਲਘੂ ਛੰਦਾਂ ਦੀ ਵਰਤੋਂ ਨ ਹੋਣ ਕਾਰਨ 
ਯੁੱਧ ਦੀ ਗਤਿ ਬਹੁਤ ਧੀਮੀ ਜਾਂ ਮੰਦ ਹੈ। ਪਰ ਇਸ ਵਿਚ ਅਲੰਕਾਰਾਂ ਦੀ ਵਰਤੋਂ 


ਜੰਮ ਕੇ ਹੋਈ ਹੈ, ਅਧਿਕਤਰ ਉਪਮਾ ਅਤੇ ਉਤਪ੍ਰੇਕਸ਼ਾ ਵਰਗੇ ਸਮਾਨਤਾ ਪੁਗਟ 
ਕਰਨ ਵਾਲੇ ਅਲੰਕਾਰ ਵਰਤੇ ਗਏ ਹਨ। ਉਪਮਾਵਾਂ ਨਵੀਆਂ ਅਤੇ ਜਨ-ਸਾਧਾਰਨ ਦੀ 
ਬੁੱਧੀ ਦੇ ਨੇੜੇ ਹਨ। 

(੨੨) ਨਰ ਅਵਤਾਰ: ਸੱਤ ਚੌਪਈ ਛੰਦਾਂ ਵਿਚ ਵਰਣਿਤ ਇਸ 
ਅਵਤਾਰ-ਕਥਾ ਦਾ ਸੰਬੰਧ ਅਰਜਨ ਨਾਲ ਜੋੜਿਆ ਗਿਆ ਹੈ। ਰਚੈਤਾ ਅਨੁਸਾਰ 
ਅਰਜਨ ਨੇ ਇੰਦਰ ਦੇ ਸੰਕਟ ਨੂੰ ਹਰਿਆ, ਸ਼ਿਵ ਨਾਲ ਯੁੱਧ ਕੀਤਾ ਅਤੇ ਦੁਰਯੋਧਨ 
ਨੂੰ ਜਿਤਿਆ। 

(੨੩) ਬਊਉਧ ਅਵਤਾਰ: ਤਿੰਨ ਛੰਦਾਂ-- ਦੋ ਚੌਪਈ ਅਤੇ ਇਕ 
ਦੋਹਰਾ--ਦੀ ਇਹ ਅਤਿ ਲਘੂ ਅਵਤਾਰ-ਕਥਾ ਬੜੀ ਅਸਪਸ਼ਟ ਅਤੇ ਕਥਾਨਕ 
ਰਹਿਤ ਹੈ। “ਸਿਲਾ ਰੂਪ ਬਰਤਤ ਜਗਤ ਸੋ ਬਊਧ ਅਵਤਾਰ” ਤੋਂ ਸੈਕੇਤ ਮਿਲਦਾ ਹੈ 
ਕਿ “ਸਿਲਾ” ਸ਼ੁਬਦ ਬੁੱਧ ਦੀ ਮੂਰਤੀ ਦਾ ਸੂਚਕ ਹੈ। ਭਾਗਵਤ ਆਦਿ ਪੁਰਾਣਾਂ ਵਿਚ 
ਬੁੱਧ ਨੂੰ ਵਿਸ਼ਠੂ ਦਾ ਅਵਤਾਰ ਮੰਨਿਆ ਗਿਆ ਹੈ। ਦਸ ਅਵਤਾਰਾਂ ਵਾਲੀ ਸੂਚੀ ਵਿਚ 
ਇਸ ਦਾ ਸਥਾਨ ਨੌਵਾਂ ਹੈ ਅਤੇ ੨੪ ਅਵਤਾਰਾਂ ਵਿਚ ਇਹ ਕ੍ਰਮਾਂਕ ੨੩ ਤੇ ਹੈ। 
ਪੁਸਤੁਤ ਪ੍ਰਸੰਗ ਵਿਚ ਕਥਾ ਅੰਸ਼ ਦਾ ਅਭਾਵ ਹੈ। 

(੨੪) ਨਿਹਕਲੰਕੀ ਅਵਤਾਰ: ਕੁਲ ੫੮੮ ਛੰਦਾਂ ਦੀ ਇਹ ਰਚਨਾ 
'ਚੌਬੀਸ ਅਵਤਾਰ” ਪੁਸੰਗ ਵਿਚ ਆਕਾਰ ਵਜੋਂ ਤੀਜੇ ਨੰਬਰ ਤੇ ਹੈ। ਇਸ ਰਚਨਾ ਦੇ 
ਕੁਲ ਚਾਰ ਅਧਿਆਇ ਹਨ। ਪਹਿਲਾ ਅਧਿਆਇ ੪੫੪ ਛੰਦਾਂ ਦਾ, ਦੂਜਾ ੫੨ ਛੰਦਾਂ 
ਦਾ, ਤੀਜਾ ਚਾਰ ਛੰਦਾਂ ਦਾ ਅਤੇ ਚੌਥਾ ੭੮ ਛੰਦਾਂ ਦਾ ਹੈ। ਇਸ ਦੇ ਪਹਿਲੇ ੧੩੬ 
ਛੰਦਾਂ ਵਿਚ ਕਲਿਯੁਗ ਦੀ ਦਸ਼ਾ ਦਾ ਚਿਤੁਣ ਕੀਤਾ ਗਿਆ ਹੈ ਅਤੇ ਉਸ ਦਸ਼ਾ ਤੋ 
ਪੈਦਾ ਹੋਈ ਸਥਿਤੀ ਵਿਚ ਸੁਧਾਰ ਲਿਆਉਣ ਲਈ ਵਿਸ਼ੂ ਅਵਤਾਰ ਧਾਰਨ ਕਰਦਾ 
ਹੈ। ਇਸ ਅਵਤਾਰ ਦਾ ਮੁੱਖ ਕਰਤੱਵ ਇਸ ਪ੍ਰਕਾਰ ਹੈ--'ਪਾਪ ਸੈਬੂਹ ਬ਼ਿਨਾਸਨ 
ਕਉ ਕਲਿਕੀ ਅਵਤਾਰ ਕਹਾਵਹਗੇ”। 

ਇਹ ਅਵਤਾਰ ਕਥਾ “ਕਲਕੀ ਪੁਰਾਣ” ਤੋਂ ਇਕ-ਦਮ ਸੁਤੰਤਰ ਅਤੇ ਕਵੀ 
ਕਲਪਿਤ ਹੈ। ਜੇ ਦੋਹਾਂ ਕਥਾਵਾਂ ਵਿਚ ਕੋਈ ਸਾਂਝ ਹੈ ਤਾਂ ਕੇਵਲ ਇਹ ਕਿ ਕਲਕੀ 
ਦੇ ਅਵਤਾਰ ਹੋਣ ਦੀ ਕਲਪਨਾ, ਸਾਰੇ ਸੰਸਾਰ ਨੂੰ ਜਿਤਣਾ ਅਤੇ ਧਰਮ ਪੁਚਾਰ 
ਕਰਨਾ। ਪ੍ਰਸਤੁਤ ਕਥਾ ਵਿਚ ਕਲਕੀ ਨੂੰ ਮੀਰ ਮਹਿਦੀ ਹੱਥੋਂ ਮਰਵਾ ਕੇ ਸਾਰੀ 
ਅਵਤਾਰ ਪਰੰਪਰਾ ਨੂੰ ਮਹੱਤਵਹੀਨ ਕਰ ਦਿੱਤਾ ਗਿਆ ਹੈ। 


ਇਸ ਅਵਿਤਾਰ-ਕਥਾ ਲਈ ੬0 ਕਿਸਮ ਦੇ ਛੰਦ ਵਰਤੇ ਗਏ ਹਨ। ਕਈ ਛੰਦਾਂ 
ਦੇ ਨਾਮਾਂਤਰ ਵੀ ਹਨ। ਯੁੱਧ-ਚਿਤੁਣ ਬੜਾ ਸਜੀਵ ਅਤੇ ਤਦ-ਵਕਤੀ ਸਥਿਤੀਆਂ 
ਅਨੁਸਾਰ ਹੈ। ਯੁੱਧ-ਚਿਤੁਣ ਲਈ ਲਘੂ ਛੰਦਾਂ ਦੀ ਵਰਤੋ' ਕਰ ਕੇ ਗਤਿ ਨੂੰ ਤੀਬਰ 
ਅਤੇ ਤੀਖਣ ਕੀਤਾ ਗਿਆ ਹੈ। ਭਾਸ਼ਾ ਦੇ ਵਰਣ-ਪੁਯੋਗ ਰਾਹੀਂ ਸ਼ਬਦਾਂ ਵਿਚ ਯੁੱਧ 
ਦੀਆਂ ਧੁਨੀਆਂ ਪੈਦਾ ਕੀਤੀਆਂ ਗਈਆਂ ਹਨ। ਮੁੱਖ ਭਾਸ਼ਾ ਬ੍ਰਜ ਹੈ। ਕਿਤੇ ਕਿਤੇ 
ਅਰਬੀ ਫ਼ਾਰਸੀ ਦੀ ਸ਼ਬਦਾਵਲੀ ਵੀ ਮਿਲਦੀ ਹੈ। ਪੰਜਾਬੀ ਭਾਸ਼ਾ ਦਾ ਪੁਭਾਵ ਵੀ 
ਸਪਸ਼ਟ ਹੈ। ਯੁੱਧ-ਚਿਤ੍ੁਣ ਵਿਚ ਅਵਧੀ ਅਤੇ ਰਾਜਸਥਾਨੀ ਭਾਸ਼ਾਵਾਂ ਦਾ ਰੂਪ ਵੀ ਭਾ 
ਮਾਰਦਾ ਹੈ। 

ਇਸ ਅਵਤਾਰ ਪ੍ਰਸੰਗ ਤੋਂ ਬਾਦ ਮੀਰ ਮਹਿਦੀ ਦਾ ਚਰਿਤ੍ਰ ਵਰਣਿਤ ਹੈ। ਯਾਰ੍ਹਾਂ 
ਤੋਮਰ ਛੰਦਾਂ ਵਿਚ ਲਿਖੀ ਇਸ ਕਥਾ ਵਿਚ ਦਸਿਆ ਗਿਆ ਹੈ ਕਿ ਕਲਕੀ ਅਵਤਾਰ 
ਦੇ ਅਭਿਮਾਨੀ ਅਤੇ ਅਤਿਆਚਾਰੀ ਹੋਣ ਕਰ ਕੇ 'ਕਾਲ ਪੁਰਖ” ਮੀਰ ਮਹਿਦੀ ਨਾਂ ਦੇ 
ਵਿਅਕਤੀ ਨੂੰ ਪੈਦਾ ਕਰੇਗਾ। ਉਹ ਕਲਕੀ ਨੂੰ ਖਤਮ ਕਰ ਦੇਵੇਗਾ, ਸਤਿਯੁਗ ਦਾ 
ਪੁਨਰ ਆਰੰਭ ਹੋਵੇਗਾ। ਮੀਰ ਮਹਿਦੀ ਵੀ ਬਹੁਤ ਹੰਕਾਰੀ ਹੋ ਜਾਵੇਗਾ। ਉਸ ਨੂੰ 
ਖਤਮ ਕਰਨ ਲਈ “ਕਾਲ ਪੁਰਖ” ਇਕ ਕੀੜਾ ਉਸ ਦੇ ਕੰਨ ਵਿਚ ਦਾਖਲ ਕਰ ਕੇ 
ਉਸ ਨੂੰ ਮਾਰ ਦੇਵੇਗਾ। 

ਕੁਲ ਮਿਲਾ ਕੇ 'ਚੌਬੀਸ ਅਵਤਾਰ” ਨਾਂ ਦੀ ਰਚਨਾ ਵਿਚ ਦਸਿਆ ਗਿਆ ਹੈ 
ਕਿ ਭਾਰ ਨਾਲ ਦਬੀ ਧਰਤੀ ਆਪਣੇ ਉੱਧਾਰ ਲਈ ਕਾਲ ਪੁਰਖ ਪਾਸ ਜਾਂਦੀ ਹੈ ਜੋ 
ਉਸ ਦੀ ਸਹਾਇਤਾ ਲਈ ਵਿਸ਼ਣੂ ਨੂੰ ਅਵਤਾਰ ਧਾਰਨ ਕਰਨ ਦਾ ਆਦੇਸ਼ ਦਿੰਦੇ 
ਹਨ। ਵਿਸ਼ਲੂ ਕੋਈ ਅਵਤਾਰ ਧਾਰ ਕੇ ਧਰਤੀ ਦਾ ਭਾਰ ਹਰਦਾ ਹੈ, ਪਰ ਬਾਦ ਵਿਚ 
ਜਦੋਂ ਉਹ ਅਵਿਵੇਕੀ ਅਤੇ ਅਤਿਆਚਾਰੀ ਹੋ ਜਾਂਦਾ ਹੈ ਤਾਂ ਉਸ ਦੇ ਹੰਕਾਰ ਨੂੰ ਨ 
ਸਹਿ ਕੇ ਕਾਲ ਪੁਰਖ ਉਸ ਨੂੰ ਖ਼ਤਮ ਕਰ ਕੇ ਉਸ ਦੀ ਥਾਂ ਕਿਸੇ ਹੋਰ ਅਵਤਾਰ ਨੂੰ 
ਪਰਗਟ ਕਰ ਦਿੰਦਾ ਹੈ। ਇਨ੍ਹਾਂ ਅਵਤਾਰਾਂ ਦੀ ਵਿਸ਼ੇਸ਼ਤਾ ਹੈ ਹੰਕਾਰੀ ਹੋਣਾ ਅਤੇ ਅੰਤ 
ਵਿਚ ਆਪਣੇ ਕਰਮਾਂ ਦੇ ਫਲਸਰੂਪ ਨਸ਼ਟ ਹੋ_ਜਾਣਾ। ਇਹ ਅਵਤਾਰ ਯੁੱਧ-ਕਲਾ 
ਵਿਚ ਪੁਬੀਨ ਹਨ ਅਤੇ ਯੁੱਧ ਕਰ ਕੇ ਆਪਣੀ ਸਾਖ ਕਾਇਮ ਰਖਦੇ ਹਨ। 


੯. ਬੁਹਮਾ ਅਵਤਾਰ 
'ਚੌਬੀਸਾਵਤਾਰ” ਤੋ ਬਾਦ ਬ੍ਰਹਮਾ ਦੇ ਸੱਤ ਅਵਤਾਰਾਂ ਦਾ ਵਰਣਨ ਹੋਇਆ ਹੈ। 
ਇਹ ਅਵਤਾਰ-ਪੁਸੰਗ ਵੀ “ਬਚਿਤੁ ਨਾਟਕ” ਦਾ ਇਕ ਹਿੱਸਾ ਹੈ ਕਿਉਂਕਿ ਇਸ 


ਦੀਆਂ ਪੁਸ਼ਪਿਕਾਵਾਂ ਵਿਚ ਅਜਿਹਾ ਸੰਕੇਤ ਮਿਲਦਾ ਹੈ। ਸ਼ੁਰੂ ਵਿਚ ਲਿਖੀ ਪ੍ਰਸਤਾਵਨਾ 
ਵਿਚ ਵੀ ਰਚੈਤਾ ਨੇ ਇਹੀ ਮੰਨਿਆ ਹੈ (੨0,੨੧)। ਬੁਹਮਾ ਦੇ ਅਵਤਾਰ ਧਾਰਨ 
ਕਰਨ ਦੇ ਪਿਛੇ ਵੀ ਹੰਕਾਰ ਹੀ ਹੈ। “ਕਾਲ ਪੁਰਖ” ਦੀ ਆਗਿਆ ਨਾਲ ਬ੍ਰਹਮਾ ਨੇ 
ਵੇਦਾਂ ਦੀ ਜੋ ਰਚਨਾ ਕੀਤੀ, ਉਸ ਨਾਲ ਉਹ ਹੰਕਾਰੀ ਹੋ ਗਿਆ। ਕਾਲ ਪੁਰਖ” ਨੇ 
ਉਸ ਨੂੰ ਧਰਤੀ ਉਤੇ ਭੇਜ ਦਿੱਤਾ। ਉਸ ਨੇ ਲੱਖਾਂ ਵਰ੍ਹੇ ਸੇਵਾ ਕਰ ਕੇ ਮੁੜ “ਕਾਲ 
ਪੁਰਖ” ਨੂੰ ਪ੍ਰਸੰਨ ਕੀਤਾ। ਉਸ ਨੂੰ “ਕਾਲ ਪੁਰਖ” ਨੇ ਆਗਿਆ ਦਿੱਤੀ ਕਿ ਤੂੰ 
ਸ੍ਰਿਸ਼ਟੀ ਉਤੇ ਸੱਤ ਅਵਤਾਰ ਧਾਰਨ ਕਰ, ਤਦ ਹੀ ਤੇਰੀ ਗਤੀ ਹੋਵੇਗੀ। 

'ਕਾਲ ਪੁਰਖ” ਨੇ ਬ੍ਰਹਮਾ ਨੂੰ ਇਹ ਵੀ ਕਿਹਾ ਕਿ ਉਸ ਦੀ ਵਿਸ਼ਣੂ ਨਾਲ 
ਅਭੇਦਤਾ ਹੈ। ਇਸ ਲਈ ਜਦੋਂ ਵਿਸ਼ਠੂ ਅਵਤਾਰ ਧਾਰਨ ਕਰੇ ਤਾਂ ਉਸ ਦੇ ਕੌਤਕਾਂ 
ਦਾ ਵਿਸਤਾਰ ਨਾਲ ਵਰਣਨ ਕਰੋ। ਇਹ ਪ੍ਰਸਤਾਵਨਾ ਪਰਮਾਤਮਾ ਦੀ ਸ਼੍ਰੇਸ਼ਠਤਾ ਅਤੇ 
ਮਹਾਨਤਾ ਉਤੇ ਪੁੁਕਾਸ਼ ਪਾਂਦੀ ਹੈ। ਉਹ ਪਰਮ ਸ਼ਕਤੀ ਸਰਬ ਵਿਆਪਕ, ਸਰਬ 
ਸ਼ਕਤੀਮਾਨ ਅਤੇ ਸਭ ਤੋ ਬਲਵਾਨ ਹੈ। ਉਸੇ ਨਿਰਾਕਾਰ, ਨਿਰਵਿਕਾਰ ਦੇ ਚਲਾਏ 
ਸਾਰੀ ਸ੍ਰਿਸ਼ਟੀ ਚਲ ਰਹੀ ਹੈ। ਇਸ ਵਿਚ ਅਧਿਕਤਰ ਤੋਮਰ ਛੰਦ ਦੀ ਵਰਤੋ' ਹੋਈ 
ਹੈ। ਆਖੀਰ ਤੇ ਨਰਾਜ ਛੰਦ ਵਰਤਿਆ ਗਿਆ ਹੈ। 

ਬੁਹਮਾ ਦੇ ਕੁਲ ਅਵਤਾਰ ਸੌਤ ਹਨ --ਬਾਲਮੀਕ, ਕਸਪ, ਸੁਕ੍ਰ, ਬਾਚੇਸ, 
ਬਿਆਸ, ਸ਼ਾਸਤ੍ਰੋਧਾਰਕ ਅਤੇ ਕਾਲੀਦਾਸ। ਇਹ ਅਵਤਾਰ ਪ੍ਰਸੰਗ ਅਸਲ ਵਿਚ 
ਨਿੱਕੀਆਂ ਨਿੱਕੀਆਂ ਕਾਵਿ ਟੁਕੜੀਆਂ ਦਾ ਸਮੂਹ ਹੈ। ਬ੍ਰਹਮਾ ਨਾਲ ਸੰਬੰਧਿਤ ਪੁਰਾਣਾਂ 
ਵਿਚ ਇਸ ਪੁਕਾਰ ਦੇ ਉਪ-ਅਵਤਾਰਾਂ ਦੀ ਗਿਣਤੀ ਨਹੀਂ ਹੋਈ। ਅਸਲ ਵਿਚ, ਇਹ 
ਕਵੀ ਦੀ ਨਿਜੀ ਕਲਪਨਾ ਹੈ ਅਤੇ ਬ੍ੂਹਮਾ ਦੇ ਉਹੀ ਅਵਤਾਰ ਨਿਸਚਿਤ ਕੀਤੇ ਹਨ 
ਜੋ ਵਿਦਿਆ-ਗੁਰੂ, ਆਚਾਰਯ ਜਾਂ ਵਿਦਵਾਨ ਰਿਸ਼ੀ ਹੋਏ ਹਨ। 

ਇਸ ਵਿਚ ਲਗਭਗ ੨0 ਕਿਸਮਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ। ਸਾਰੇ ਪ੍ਰਸੰਗਾਂ 
ਦੀ ਭਾਸ਼ਾ ਬ੍ਰਜ ਹੈ। ਕਿਤੇ ਕਿਤੇ ਫ਼ਾਰਸੀ ਅਤੇ ਅਰਬੀ ਦੀ ਸ਼ਬਦਾਵਲੀ ਵਰਤੀ ਵੀ 
ਮਿਲਦੀ ਹੈ। ਪੰਜਾਬੀ ਦਾ ਵੀ ਕਿਤੇ ਕਿਤੇ ਪ੍ਰਭਾਵ ਹੈ। 


੧0. ਰੁਦੁ ਅਵਤਾਰ 
ਬੁਹਮਾ ਵਾਂਗ ਰੁਦੂ ਨੇ ਵੀ ਅਵਤਾਰ ਧਾਰਨ ਕੀਤੇ। ਬਾਕੀ ਅਵਤਾਰ ਪ੍ਰਸੰਗਾਂ 
ਵਿਚ ਇਹ ਸੂਚਨਾ ਦਿੱਤੀ ਮਿਲ ਜਾਂਦੀ ਹੈ ਕਿ ਉਸ ਅਵਤਾਰ ਪਰੰਪਰਾ ਦੇ ਕਿਤਨੇ 
ਰੂਪ ਹਨ, ਜਿਵੇਂ ਵਿਸ਼ਣੂ ਦੇ ਚੌਬੀਸ ਅਵਤਾਰ ਲਿਖੇ ਗਏ ਹਨ ਅਤੇ ਬੂਹਮਾ ਦੇ ਸੌਤ। 


ਰੁਦੂ ਦੇ ਕੇਵਲ ਦੋ ਅਵਤਾਰ ਚਿਤਰਿਤ ਹਨ--ਦਤਾਤ੍ਰੇਯ ਅਤੇ ਪਾਰਸ ਨਾਥ। ਇਹ 
ਕਿਤੇ ਲਿਖਿਆ ਨਹੀਂ ਗਿਆ ਕਿ ਰੁਦੂ ਦੇ ਕਿਤਨੇ ਉਪ-ਅਵਤਾਰੀ ਰੂਪ ਹਨ। ਪਾਰਸ 
ਨਾਥ ਦੇ ਅੰਤ ਤੇ ਕੋਈ ਸਮਾਪਨ ਸੂਚਕ ਉਕਤੀ ਵੀ ਨਹੀਂ ਹੈ, ਜਿਸ ਤੋਂ ਇਹ ਪਤਾ 
ਲਗ ਸਕੇ ਕਿ ਇਹ ਅਵਤਾਰ ਕਥਾ ਸਮਾਪਤ ਹੋ ਗਈ ਹੈ। ਇਸ ਪੁਕਾਰ ਦਾ ਕੋਈ 
ਉਲੇਖ ਪਾਠ ਦੇ ਵਿਚ ਵੀ ਨਹੀਂ ਹੋਇਆ ਕਿ ਇਹ ਪ੍ਰਸੰਗ ਕਿਥੇ ਸਮਾਪਤ ਹੁੰਦਾ ਹੈ। 
ਫਲਸਰੂਪ ਇਸ ਅਵਤਾਰ ਪ੍ਰਸੰਗ ਦੇ ਅਪੂਰਨ ਹੋਣ ਦਾ ਸੈਦੇਹ ਬਣਿਆ ਰਹਿੰਦਾ ਹੈ। 

ਰੁਦੁ ਦੇ ਅਵਤਾਰ ਧਾਰਨ ਕਰਨ ਦਾ ਕਾਰਨ ਬੁਹਮਾ ਦੇ ਕਾਰਨ ਨਾਲ ਮੇਲ ਖਾਂਦਾ 
ਹੈ। ਅਧਿਕ ਯੋਗ ਸਾਧਨਾ ਕਰਨ ਕਰ ਕੇ ਰੁਦੁ ਨੂੰ ਹੰਕਾਰ ਹੋ ਗਿਆ। ਉਹ ਆਪਣੇ 
ਆਪ ਨੂੰ ਸਰਬ ਸ੍ਰੇਸ਼ਨ ਮੰਨਣ ਲਗ ਗਿਆ। ਉਸ ਦੇ ਹੰਕਾਰ ਕਾਰਨ “ਕਾਲ ਪੁਰਖ” 
ਨਾਰਾਜ਼ ਹੋ ਗਿਆ। ਉਸ ਨੇ ਦਸਿਆ ਕਿ ਜੋ ਲੋਕ ਹੰਕਾਰ ਕਰਦੇ ਹਨ, ਉਨ੍ਹਾਂ ਦੀ 
ਸਥਿਤੀ ਖੂਹ ਵਿਚ ਡਿਗਣ ਵਰਗੀ ਹੁੰਦੀ ਹੈ। ਇਸ ਲਈ ਰੁਦੂ ਨੂੰ ਸਾਵਧਾਨ ਰਹਿਣਾ 
ਚਾਹੀਦਾ ਹੈ। “ਕਾਲ ਪੁਰਖ” ਨੇ ਅਗੇ ਦਸਿਆ ਕਿ ਬੁਹਮਾ ਨੇ ਗਰਬ ਕੀਤਾ ਤਾਂ ਉਸ 
ਨੂੰ ਸੌਤ ਅਵਤਾਰ ਧਾਰਨ ਕਰਨੇ ਪਏ ਤਦ ਜਾ ਕੇ ਗੱਲ ਬਣੀ (੪)। ਰੁਦੂ ਨੇ “ਕਾਲ 
ਪੁਰਖ” ਦੀ ਆਗਿਆ ਮੰਨ ਲਈ ਅਤੇ ਅਵਤਾਰ ਧਾਰਨ ਕੀਤੇ। 

ਛੇ ਛੰਦਾਂ ਦੀ ਪ੍ਰਸਤਾਵਨਾ ਤੋਂ ਬਾਦ ਦਤਾਤ੍ਰੇਯ ਦਾ ਅਵਤਾਰ ਪ੍ਰਸੰਗ ਸ਼ੁਰੂ ਹੁੰਦਾ ਹੈ 
ਅਤੇ ਛੰਦਾਂਕ ੪੯੮ ਉਤੇ ਖ਼ਤਮ ਹੁੰਦਾ ਹੈ। ਉਥੇ ਇਸ ਪੁਸੰਗ ਦੀ ਸਮਾਪਤੀ ਅਤੇ 
“ਬਚਿਤ੍ਰ ਨਾਟਕ” ਨਾਲ ਇਸ ਦੇ ਸੰਬੰਧਿਤ ਹੋਣ ਦੀ ਸੂਚਕ ਪੁਸ਼ਪਿਕਾ ਮਿਲਦੀ ਹੈ। 
ਇਸ ਪੁਸੰਗ ਵਿਚ ਛੇਵੇਂ ਛੰਦ ਤੋਂ ਅਗੇ ਲਿਖਿਆ ਹੈ ਕਿ ਅਤ੍ਰਿ ਮੁਨੀ ਨੇ ਰੁਦੂ ਦੀ 
ਆਰਾਧਨਾ ਕੀਤੀ। ਰੁਦੂ ਨੇ ਪ੍ਰਸੰਨ ਹੋ ਕੇ ਵਰ ਯਾਚਨਾ ਲਈ ਕਿਹਾ। ਮੁਨੀ ਨੇ ਰੁਦੂ 
ਵਰਗੇ ਪੁੰਤਰ ਦੀ ਕਾਮਨਾ ਕੀਤੀ। ਰੁਦੂ ਨੇ ਵਰ ਪ੍ਰਦਾਨ ਕੀਤਾ। ਅਤਿਰਿ ਮੁਨੀ ਨੇ ਘਰ 
ਆ ਕੇ ਅਨੁਸੂਯਾ ਨਾਂ ਦੀ ਗੁਣਵੰਤੀ ਇਸਤਰੀ ਨਾਲ ਵਿਆਹ ਕੀਤਾ ਜਿਸ ਤੋਂ 
ਦਤਾਤ੍ਰੇਯ ਨਾਂ ਦਾ ਪੁੰਤਰ ਜੈਮਿਆ। ਇਹ ਅਵਧੂਤ ਦੱਤ ਵੇਦ-ਪਾਠੀ ਅਤੇ ਸ਼ਾਸਤ੍ਰਾਂ ਦਾ 
ਗਿਆਤਾ ਸੀ। ਸੰਨਿਆਸ ਅਤੇ ਯੋਗ ਦੇ ਮੋਢੀ ਅਤੇ ਅਜਿਤ ਰੁਦੁ ਦੇ ਅਵਤਾਰ ਵਜੋਂ 
ਪੁਸਿੱਧ ਹੋਇਆ। “ਕਾਲ ਦੇਵ” ਦੀ ਆਗਿਆ ਨਾਲ ਇਹ ਗੁਰੂ ਦੀ ਭਾਲ ਵਿਚ 
ਨਿਕਲਿਆ ਅਤੇ ਇਕ ਕਰੋੜ ਵਰ੍ਹੇ ਘੋਰ ਤਪਸਿਆ ਕਰਨ ਦੇ ਫਲਸਰੂਪ ਇਸ ਨੇ 
੨੪ ਗੁਰੂ ਧਾਰਨ ਕੀਤੇ। ਇਸ ਤੋਂ ਬਾਦ ਦਤਾਤ੍ਰੇਯ ਪਰਮ ਪੁਰਖ ਦੀ ਉਪਾਸਨਾ ਨਾਲ 
ਸੁਮੇਰ ਪਰਬਤ ਉਤੇ ਚਲਿਆ ਗਿਆ। ਉਸ ਨੇ ਬਹੁਤ ਸਮੇਂ ਤਕ ਤਪ ਕੀਤਾ ਅਤੇ 
ਅੰਤ ਉਥੇ ਹੀ ਪ੍ਰਾਣਾਂ ਦਾ ਤਿਆਗ ਕੀਤਾ। 


ਦਤਾੜ੍ਰਯ ਨੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਧਾਰਨਾ ਕੀਤਾ, ਉਸ ਦਾ ਮੁੱਖ ਉਦੇਸ਼ ਉਨ੍ਹਾਂ 
ਵਸਤੂਆਂ/ਵਿਅਕਤੀਆਂ ਦੀ ਆਪਣੇ ਕੰਮ ਵਿਚ ਮਗਨਤਾ ਹੈ। ਪ੍ਰਸਤੁਤ ਪ੍ਰਸੰਗ 
ਅਨੁਸਾਰ ਭਾਰਤੀ ਸਾਹਿਤ ਵਿਚ ਕਿਤੇ ਕੋਈ ਰੁਦੁ ਅਵਤਾਰ ਪਰੰਪਰਾ ਦੀ ਕਲਪਨਾ 
ਨਹੀਂ ਹੋਈ। ਇਸ ਵਿਚ ਕੁਲ ੪੯੮ ਛੰਦ ਲਿਖੇ ਗਏ ਹਨ ਜਿਨ੍ਹਾਂ ਵਿਚ ਵੀਹ 
ਕਿਸਮਾਂ ਨੂੰ ਵਰਤਿਆ ਗਿਆ ਹੈ। ਇਸ ਦੇ ਸ਼ੁਰੂ ਵਿਚ, ਅਕਾਲ ਗੁਰੂ ਧਾਰਨ ਕਰਨ 
ਤਕ, ਦੱਤਤ੍ਰੇਯ ਦੇ ਮੁਢਲੇ ਜੀਵਨ ਉਤੇ ਵਿਸਥਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ। 
ਇਸ ਰਚਨਾ ਦੀ ਭਾਸ਼ਾ ਬਰਜ ਹੈ ਅਤੇ ਫ਼ਾਰਸੀ, ਪੰਜਾਬੀ, ਅਵਧੀ ਆਦਿ ਭਾਸ਼ਾਵਾਂ ਦਾ 
ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। 

ਕੁਲ ੩੫੮ ਛੰਦਾਂ ਦੀ ਦੂਜੀ ਰਚਨਾ ਵਿਚ ਪਾਰਸ ਨਾਥ ਦੀ ਅਵਤਾਰ ਕਥਾ ਦਾ 
ਵਰਣਨ ਹੈ ਜੋ ਰੁਦੂ ਦੇ ਦੂਜੇ ਅਵਤਾਰ ਵਜੋਂ ਚਿਤਰਿਆ ਗਿਆ ਹੈ। ਇਸ ਅਵਤਾਰ 
ਦੀਆਂ ਪ੍ਰਮੁਖ ਘਟਨਾਵਾਂ ਇਸ ਪ੍ਰਕਾਰ ਹਨ--ਦਤਾਤ੍ਰੇਯ ਤੋਂ ਬਾਦ ਇਕ ਲੱਖ ਦਸ ਵਰ੍ਹੇ 
'ਯੋਗ ਦਾ ਭੇਖ” ਜਾਰੀ ਰਿਹਾ। ਯਾਰ੍ਹਵੇਂ ਵਰ੍ਹੇ ਰੋਹ ਪ੍ਰਦੇਸ਼ ਵਿਚ ਪਾਰਸ ਨਾਥ ਦਾ 
ਅਵਤਾਰ ਹੋਇਆ। ਰੋਹ ਪ੍ਰਦੇਸ਼ ਦੇ ਰਾਜਾ ਨੇ ਪਾਰਸ ਨਾਥ ਤੋਂ ਪ੍ਰਭਾਵਿਤ ਹੋ ਕੇ 
ਆਪਣੀ ਪੁਰੰਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ। ਪਾਰਸ ਨਾਥ ਨੇ ਤਪਸਿਆ 
ਕਰਕੇ ਦੇਵੀ ਤੋਂ ਦੈਵੀ ਸ਼ਸਤ੍ਰ ਪ੍ਰਾਪਤ ਕੀਤੇ ਅਤੇ ਇਕ ਵੇਦ ਵਿਦਿਆ ਯੌਂਗ ਕੀਤਾ। 
ਦੇਵੀ ਦੇ ਵਰਦਾਨ ਕਾਰਨ ਉਸ ਨੂੰ ਸਾਰੀਆਂ ਵਿਦਿਆਵਾਂ ਦਾ ਗਿਆਨ ਅਤੇ 
ਚਕ੍ਰਵਰਤੀ ਪਦ ਪ੍ਰਾਪਤ ਹੋਇਆ। ਪਾਰਸ ਨਾਥ ਨੇ ਦੱਤ ਦੇ ਅਨੁਯਾਈਆ ਨੂੰ ਘੋਰ 
ਯੁੱਧ ਕਰਨ ਤੋਂ ਬਾਦ ਹਰਾ ਕੇ ਆਪਣੇ ਧਰਮ ਦਾ ਪੁਚਾਰ ਕੀਤਾ। ਉਸ ਤੋਂ ਬਾਦ 
ਪਾਰਸ ਨਾਥ ਨੇ ਭੂਪ-ਮੇਧ ਯੱਗ ਕੀਤਾ, ਮਛਿੰਦੂ ਨਾਥ ਬੂਹਮ ਗਿਆਨੀ ਨੂੰ ਮੌਛ ਦੇ 
ਪੇਟ ਵਿਚੋਂ ਕੱਢਣ ਦਾ ਯਤਨ ਕੀਤਾ, ਅੰਤ ਵਿਚ ਗਿਆਨ ਦੇ ਜਾਲ ਨਾਲ ਉਸ ਮੌਛ 
ਨੂੰ ਪਕੜਿਆ ਅਤੇ ਵਿਵੇਕ ਦੇ ਛੂਰੇ ਨਾਲ ਉਸ ਦਾ ਪੇਟ ਚੀਰਿਆ ਅਤੇ ਸਮਾਧੀ 
ਵਿਚ ਬੈਠੇ ਮਛਿੰਦੂ ਨੂੰ ਬਾਹਰ ਕਢਿਆ। ਗਿਆਨ ਚਰਚਾ ਹੋਣ 'ਤੇ ਮਛਿੰਦੂ ਨੇ 
ਅਵਿਵੇਕ ਅਤੇ ਵਿਵੇਕ ਦੇ ਸੈਨਾ-ਨਾਇਕਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ। 
ਅਵਿਵੇਕ ਦੇ ਸੈਨਾ-ਨਾਇਕਾਂ ਵਿਚੋਂ ਕੁਝ ਪੁਮੁਖ ਇਹ ਹਨ--ਕਾਮਦੇਵ, ਮਦ, ਗੁਮਾਨ, 
ਉਚਾਟ, ਘਾਟ, ਖੇਦ ਆਦਿ। ਇਹ ਅਸਲ ਵਿਚ ਸਭ ਬੁਰਾਈਆਂ ਹਨ ਜੋ ਮਨੁੱਖ ਨੂੰ 
ਆਪਣੇ ਪ੍ਰਭਾਵ ਵਿਚ ਲੈ ਲੈਂਦੀਆਂ ਹਨ। ਇਨ੍ਹਾਂ ਨੂੰ ਵਿਵੇਕ ਦੇ ਸੈਨਿਕਾਂ ਰਾਹੀਂ 
ਜਿੱਤਿਆ ਜਾ ਸਕਦਾ ਹੈ। ਵਿਵੇਕ ਦੇ ਸੈਨਾ-ਪਤੀਆਂ ਵਿਚ ਪੁਮੁਖ ਨਾਂ ਇਹ ਹਨ-- 


ਦਾ ਯੁੱਧ ਹੁੰਦਾ ਹੈ ਜੋ ਵੀਹ ਲੱਖ ਵਰ੍ਹਿਆਂ ਤੋਂ ਅਧਿਕ ਸਮੇਂ ਤਕ ਚਲਦਾ ਹੈ, ਪਰ 
ਕਿਸੇ ਧੜੇ ਨੂੰ ਜਿਤ ਹਾਸਲ ਨਹੀਂ ਹੁੰਦੀ। ਮਛਿੰਦੂ ਦੇ ਚੁਪ ਹੋਣ 'ਤੇ ਚਰਪਟ ਨੇ ਉਸ 
ਦੇ ਬਿਆਨ ਨੂੰ ਅਗੇ ਤੋਰਦਿਆਂ ਕਿਹਾ ਕਿ ਵਿਵੇਕ ਅਤੇ ਅਵਿਵੇਕ ਦਾ ਸੰਘਰਸ਼ 
ਆਦਿ ਕਾਲ ਤੋਂ ਲੈ ਕੇ ਅਜ ਤਕ ਹੋ ਰਿਹਾ ਹੈ। ਅੰਤ ਵਿਚ ਪਾਰਸਨਾਥ ਨੇ ਯੋਗ- 
ਅਗਨੀ ਵਿਚ ਆਪਣੇ ਆਪ ਨੂੰ ਭਸਮ ਕਰ ਦਿੱਤਾ। 

ਇਸ ਅਵਤਾਰ ਕਥਾ ਦਾ ਵਰਣਨ ਭਾਰਤੀ ਸਾਹਿਤ ਜਾਂ ਪੁਰਾਣ ਸਾਹਿਤ ਵਿਚ 
ਨਹੀਂ ਹੋਇਆ। ਹੋ ਸਕਦਾ ਹੈ ਕਿ ਨਾਥ ਸੰਪਰਦਾਇ ਦੇ ਮਛਿੰਦੁ ਅਤੇ ਚਰਪਟ ਨਾਂ ਦੇ 
ਯੋਗੀਆਂ ਦੀ ਵਾਰਤਾ ਵਿਚ ਹੋਵੇ। ਪਰ ਇਹ ਸਾਰਾ ਵਿਵਰਨ ਕਿਤੇ ਵੀ ਲਿਖਿਆ 
ਨਹੀਂ ਮਿਲਦਾ। ਸੰਭਵ ਹੈ ਲੌਕਿਕ ਪਰੰਪਰਾ ਰਹੀ ਹੋਵੇ। ਜੈਨ ਮਤ ਦੇ ਤੀਰਥਾਂਕਰਾਂ 
ਨਾਲ ਵੀ ਇਸ ਦਾ ਕੋਈ ਸੰਬੰਧ ਨਹੀਂ ਹੈ। ਵਿਵੇਕ ਅਤੇ ਅਵਿਵੇਕ ਦਾ ਸੰਘਰਸ਼ 
ਸ਼ਾਇਦ 'ਪ੍ਰਬੋਧ ਚੰਦੋਦਯ ਨਾਟਕ” ਦੇ ਪੁਭਾਵ ਕਾਰਨ ਚਿਤਰਿਆ ਗਿਆ ਹੋਵੇ। ਭਾਵੇਂ 
ਇਸ ਰਚਨਾ ਦਾ ਕੋਈ ਪੌਰਾਣਿਕ ਸਰੋਤ ਨਹੀਂ, ਪਰ ਇਸ ਦਾ ਵਰਣਨ ਉਸੇ ਸ਼ੈਲੀ 
ਵਿਚ ਹੋਇਆ ਹੈ। ਰਚੈਤਾ ਨੇ ਮਾਨਸਿਕ ਵਿੱਤੀਆਂ ਦਾ ਮਾਨਵੀਕਰਣ ਕਰਕੇ 
ਦੁਰਵ੍ਰਿੱਤੀਆਂ ਨੂੰ ਤਿਆਗਣ ਅਤੇ ਸਦ-ਵ੍ਰਿੰਤੀਆਂ ਨੂੰ ਗੁਹਿਣ ਕਰਨ ਦੀ ਪ੍ਰੇਰਨਾ ਪੈਦਾ 
ਕੀਤੀ ਹੈ। ਵੀਰ ਰਸ ਦੇ ਨਾਲ ਨਾਲ ਸ਼ਿੰਗਾਰ ਰਸ ਅਤੇ ਸ਼ਾਂਤ ਰਸ ਵੀ ਨਿਰੂਪਿਤ 
ਹੋਏ ਹਨ। ਇਸ ਦੀ ਭਾਸ਼ਾ ਬੂਜ ਹੈ ਅਤੇ ਮਧੁਰਤਾ ਦੇ ਗੁਣ ਸਭ ਥਾਂ ਮਿਲ ਜਾਂਦੇ 
ਹਨ। ਇਸ ਵਿਚ ਕੁਲ ੧੬ ਪੁਕਾਰ ਦੇ ਛੰਦ ਵਰਤੇ ਗਏ ਹਨ, ਜਿਵੇਂ--ਅਖਰ, 
ਬਿਸ਼ਨਪਦ ਆਦਿ। 


੧੧. ਫੁਟਕਲ ਰਚਨਾਵਾਂ 


ਸਬਦ ਹਜਾਰੇ 


ਇਹ ਮੂਲ ਵਿਚ ਨੌਂ ਸ਼ਬਦ ਸਨ ਜਿਨ੍ਹਾਂ ਦੀ ਰਚਨਾ ਰਾਗਾਂ ਵਿਚ ਹੋਈ ਹੈ। 
ਇਨ੍ਹਾਂ ਰਾਗਾਂ ਦੇ ਨਾਂ ਇਸ ਪੁਕਾਰ ਹਨ--ਰਾਮਕਲੀ, ਸੋਰਨ, ਕਲਿਆਣ, ਤਿਲੰਗ, 
ਬਿਲਾਵਲ, ਦੇਵਗੰਧਾਰੀ। ਇਨ੍ਹਾਂ ਵਿਚ ਟੇਕ ਲਈ “ਰਹਾਉ” ਦੀ ਵਰਤੋ ਹੋਈ ਹੈ। 


ਇਨ੍ਹਾਂ ਦੇ ਲਿਖਣ ਦੀ ਸ਼ੈਲੀ ਬਿਸ਼ਨਪਦਿਆਂ ਨਾਲ ਮੇਲ ਖਾਂਦੀ ਹੈ। ਅਧਿਕਤਰ 
ਅਧਿਆਤਮਿਕ ਮਾਨਤਾਵਾਂ ਦੀ ਸਥਾਪਨਾ ਕੀਤੀ ਗਈ ਹੈ। ਯੋਗ ਦੇ ਬਾਹਰਲੇ 
ਅਡੰਬਰਾਂ, ਪਾਖੰਡਾਂ ਦਾ ਖੰਡਨ, ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ, 
ਵਾਸਨਾਵਾਂ ਦਾ ਤਿਆਗ ਅਤੇ ਚੌਗੇ ਕਰਮਾਂ ਵਿਚ ਰੁਚੀ ਆਦਿ ਤੇ ਬਲ ਦਿੱਤਾ ਗਿਆ 
ਹੈ। 
ਇਹ ਨੌਂ ਸ਼ਬਦ ਫੁਟਕਲ ਹਨ, ਪਰ ਇੰਜ ਪ੍ਰਤੀਤ ਹੁੰਦਾ ਹੈ ਕਿ “ਦਸਮ-ਗ੍ਰੰਥ” 
ਦੀ ਹੀ ਕਿਸੇ ਰਚਨਾ ਨਾਲੋਂ ਨਿਖੜੇ ਹੋਏ ਹਨ ਜਾਂ ਗੁਰੂ ਦਰਬਾਰ ਵਿਚ ਰਚੇ ਗਏ 
ਕਿਸੇ ਰਚਨਾ ਨਾਲੋਂ ਵੱਖ ਹੋਏ ਹਨ। ਇਨ੍ਹਾਂ ਵਿਚ “ਖਿਆਲ” ਨਾਂ ਦਾ ਇਕ ਸ਼ਬਦ ਵੀ 
ਜੋੜ ਦਿੱਤਾ ਗਿਆ ਹੈ ਅਤੇ ਹੁਣ ਇਨ੍ਹਾਂ ਦੀ ਗਿਣਤੀ ੧) ਲਿਖੀ ਹੈ। ਇਹ ਸ਼ਬਦ 
ਮਾਛੀਵਾੜੇ ਵਿਚ ਰਚਿਆ ਗਿਆ ਦਸਿਆ ਜਾਂਦਾ ਹੈ। ਇਸ ਵਿਚ ਗੁਰੂ ਜੀ ਨੇ 
ਆਪਣੇ ਚਾਰ ਸੁਪੁੱਤਰਾਂ, ਮਾਤਾ ਅਤੇ ਅਨੇਕ ਸਿੱਖਾਂ ਦੇ ਮਹਾ ਬਲਿਦਾਨ ਅਤੇ 
ਆਨੰਦਪੁਰ ਛੱਡਣ ਤੋਂ ਪੈਦਾ ਹੋਈ ਸਥਿਤੀ ਦਾ ਸੁੰਦਰ ਅਤੇ ਹਿਰਦਾ ਹਲੂਣਨ ਵਾਲਾ 
ਚਿਤੁਣ ਕੀਤਾ ਹੈ। ਇਸ ਦੀ ਭਾਸ਼ਾ ਪੰਜਾਬੀ ਹੈ। 
ਸਵੈਯੇ 
ਇਨ੍ਹਾਂ ਦੀ ਕੁਲ ਗਿਣਤੀ ੩੩ ਹੈ। ਪਹਿਲੇ ਸਵੈਯੇ ਵਿਚ ਖਾਲਸੇ ਦੇ ਸਰੂਪ ਨੂੰ 
ਸਪਸ਼ਟ ਕੀਤਾ ਗਿਆ ਹੈ ਅਤੇ ਉਸ ਦੇ ਚਾਰ ਪ੍ਰਮੁਖ ਲੱਛਣ ਦਸੇ ਗਏ ਹਨ ਕਿ ਉਹ 
ਹਰ ਥਾਂ ਜ਼ਾਹਿਰ, ਹਾਜ਼ਰ ਹਜ਼ੂਰ ਦੀ ਪੂਜਾ ਕਰੇ, ਮੜ੍ਹੀ-ਮਸਾਣ-ਕਬਰ ਦੀ ਪੂਜਾ ਤੋਂ 
ਗੁਰੇਜ਼ ਕਰੇ, ਕਰਮ ਕਾਂਡਾਂ ਦਾ ਤਿਆਗ ਕਰੇ, ਪ੍ਰੇਮ ਭਗਤੀ ਰਾਹੀਂ ਅੰਤਰ ਆਤਮਾ 
ਵਿਚ ਪਰਮਾਤਮਾ ਦਾ ਅਨੁਭਵ ਕਰੇ: 
ਲਾਗਤ ਜੌੱਤ ਲਏ /ਨੈਸ਼ਲ਼ਨ਼ਰ ਏਕ /ਕਨਾ ਆਨੇ ਨਕ ਨ ਆਨੰ/ 
&ਰਨ ਪ੍ੰਮ ਪੁਤੰਤ ਨਲ ਲਤ ਗੌਰ ਅਤੀ ਮਨ ਭੂਲ ਨ ਨਨ) 
ਤਾਰਲ ਟਾਨ ਲੱਟਆ ਤ੫' ਸੰਜਮ ਏਕ /ਲਨਾ ਜਹ ਲੋਕ ੫ਛਾਨੰ/ 
ਘਰਨ ਜੋਤ ਸਨੰ ਘਟ # ਤੜਾ ਖਾਲਨ ਤਹ ਨਥਾਲਨ ਸਾਨ? 
ਇਨ੍ਹਾਂ ਸਵੈਯਾਂ ਵਿਚ ਅਕਾਲ ਉਸਤਤਿ ਦੀ ਭਾਵਨਾ ਮਿਲਦੀ ਹੈ। ਉਹ 
ਪਰਮਾਤਮਾ ਵੇਦ-ਪੁਰਾਣ-ਕੁਰਾਨ ਆਦਿ ਧਰਮ-ਗ੍ਰੰਥਾਂ ਦੀ ਸੋਚ ਤੋਂ ਉਂਚਾ ਹੈ, ਸਰਬ- 
ਵਿਆਪਕ ਅਤੇ ਅੰਤਰਜਾਮੀ ਹੈ। ਅਵਤਾਰਵਾਦ ਦੀ ਕਲਪਨਾ ਤੋ' ਉਹ ਪਰੇ ਹੈ। 
ਆਪਣੇ ਭਗਤਾਂ ਦੀ ਸਦਾ ਸਹਾਇਤਾ ਕਰਦਾ ਆਇਆ ਹੈ। ਯੋਗੀਆਂ, ਸੈਨਿਆਸੀਆਂ 


ਦੇ ਆਚਾਰਾਂ ਦਾ ਖੰਡਨ ਕਰਦੇ ਹੋਇਆਂ ਮੂਰਤੀ ਪੂਜਾ ਪ੍ਰਤਿ ਅਵਿਸ਼ਵਾਸ ਪਗਟਾਇਆ 
ਗਿਆ ਹੈ ਕਿਉਂਕਿ ਪੱਥਰਾਂ ਵਿਚ ਪਰਮੇਸਰ ਨਹੀਂ ਹੈ। ਉਸੇ ਨੂੰ ਪ੍ਰਭੂ ਕਰ ਕੇ ਪੂਜਣਾ 
ਚਾਹੀਦਾ ਹੈ ਜਿਸ ਦੇ ਪੂਜਣ ਨਾਲ ਪਾਪ ਕਸ਼ਟ ਮਿਟ ਜਾਣ, ਉਸ ਦਾ ਕੇਵਲ ਨਾਮ 
ਲੈਣ ਨਾਲ ਹਰ ਪੁਕਾਰ ਦੇ ਦੁਖ ਖਤਮ ਹੋ ਜਾਣ। ਉਸੇ ਦਾ ਧਿਆਨ ਕਰਨਾ ਹੀ ਠੀਕ 
ਹੈ, ਬਾਕੀ ਦੇ ਸਭ ਧਰਮ-ਕਰਮ ਫੋਕਟ ਹਨ (੨0)। 

ਉਨ੍ਹਾਂ ਦੀ ਮਾਨਸਿਕਤਾ ਨੂੰ ਸਪਸ਼ਟ ਕੀਤਾ ਗਿਆ ਹੈ। ਇਸ ਪ੍ਰਸੰਗ ਵਿਚ ਮਸੰਦਾਂ ਦੇ 
ਕ੍ਰਿਤਾਂ ਉਤੇ ਵੀ ਪੁਕਾਸ਼ ਪਾਇਆ ਗਿਆ ਹੈ। ਕਿਵੇਂ ਮਸੰਦ ਸੇਵਕਾਂ ਉਤੇ ਪ੍ਰਭਾਵ ਪਾ 
ਕੇ ਉਨ੍ਹਾਂ ਤੋਂ ਅਧਿਕ ਤੋਂ ਅਧਿਕ ਭੇਟਾ ਵਸੂਲ ਕਰਦੇ ਹਨ। ਇਹ ਲੋਕ ਆਪਣੇ 
ਸੇਵਕਾਂ ਉਤੇ ਪੁਭਾਵ ਪਾਣ ਲਈ ਅਖਾਂ ਵਿਚ ਤੇਲ ਪਾਂਦੇ ਹਨ ਇਹ ਦਸਣ ਲਈ ਕਿ 
ਪਰਮਾਤਮਾ ਦੇ ਪ੍ਰੇਮ-ਵਿਯੋਗ ਵਿਚ ਉਹ ਕਿਤਨੇ ਲੀਨ ਹਨ। ਧਨਵਾਨ ਸੇਵਕਾਂ ਦੇ 
ਆਣ ਤੇ ਉਨ੍ਹਾਂ ਨੂੰ ਖੁਦ ਭੋਜਨ ਪਰੋਸਦੇ ਹਨ, ਪਰ ਕਿਸੇ ਨਿਰਧਨ ਦੇ ਮੰਗਣ ਤੇ ਵੀ 
ਕੁਝ ਨਹੀਂ ਦਿੰਦੇ ਅਤੇ ਨ ਹੀ ਮਿਲਣਾ ਪਸੰਦ ਕਰਦੇ ਹਨ (੩0)। ਅਖੀਰਲੇ ਸਵੈਯਾਂ 
ਗਿਆ ਹੈ ਕਿਉਂਕਿ ਪੁਰਾਣਾਂ ਦੇ ਨਿਕਲਣ ਨਾਲ ਇਹ ਸਭ ਸੈਬੈਧ ਅਤੇ ਮਾਲਕੀਅਤ 
ਖ਼ਤਮ ਹੋ ਜਾਂਦੀ ਹੈ। ਸਭ ਨੂੰ ਇਥੋਂ ਇਕਲਿਆਂ ਹੀ ਜਾਣਾ ਹੈ। ਇਸ ਲਈ ਉਸ 
ਪਰਮਾਤਮਾ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ। ਇਨ੍ਹਾਂ ਦੀ ਭਾਸ਼ਾ ਸਰਲ ਬੂਜ ਹੈ 
ਅਤੇ ਸ਼ੈਲੀ ਪਾਖੰਡ-ਖੰਡਨੀ ਅਤੇ ਉਪਦੇਸ਼ ਪ੍ਰਧਾਨ ਹੈ। ਕਈ ਸ਼ਰਧਾਲੂ ਇਨ੍ਹਾਂ ਨੂੰ ਨਿੱਤ 
ਦੇ ਪਾਠ ਵਿਚ ਵੀ ਸ਼ਾਮਲ ਕਰਦੇ ਹਨ। 


ਖਾਲਸਾ ਮਹਿਮਾ 


ਇਸ ਪ੍ਰਸੰਗ ਅਧੀਨ ਕੁਲ ੪ ਛੰਦ ਹਨ। ਇਸ ਵਿਚ ਇਕ ਬ੍ਰਾਹਮਣ ਨੂੰ ਧਨ- 
ਦੱਛਣਾ ਅਤੇ ਭੋਜਨ ਦਿੱਤੇ ਜਾਣ ਦਾ ਵਿਸ਼ਵਾਸ ਦਿੱਤਾ ਗਿਆ ਹੈ ਅਤੇ ਖ਼ਾਲਸੇ ਦੀ 
ਮਹਾਨਤਾ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਸੰਪੂਦਾਈ ਵਿਦਵਾਨਾਂ ਅਨੁਸਾਰ ਇਨ੍ਹਾਂ 
ਸਵੈਯਾਂ ਦੀ ਰਚਨਾ ਗੁਰੂ ਜੀ ਵਲੋਂ ਉਦੋਂ ਹੋਈ ਸੀ ਜਦੋਂ ਨੈਨਾ ਦੇਵੀ ਦੇ ਯੋਗ ਉਪਰੰਤ 
ਹਰ ਪ੍ਰਕਾਰ ਦਾ ਦਾਨ ਸਿੱਖਾਂ ਨੂੰ ਦਿੱਤਾ ਗਿਆ ਅਤੇ ਪੰਡਿਤ ਕੇਸੋ ਦੱਤ ਨੂੰ ਵਾਂਝਿਆ 
ਰਖਿਆ ਗਿਆ ਜਿਸ ਨੇ ਉਸ ਯੱਗ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਗੁਰੂ ਜੀ 
ਨੇ ਪੰਡਿਤ ਨੂੰ ਕਿਹਾ ਕਿ ਹੁਣ ਸੋਗ ਖਤਮ ਕਰੋਂ ਕਿਉਂਕਿ ਇਸ ਵਿਚ ਮੇਰਾ ਕੋਈ 
ਕਸੂਰ ਨਹੀਂ। ਤੁਹਾਨੂੰ ਦਿੱਤਾ ਜਾਣ ਵਾਲਾ ਦਾਨ ਅਤੇ ਸਾਮਾਨ ਅਜ ਹੀ ਭਿਜਵਾ ਦਿੱਤਾ 


ਜਾਏਗਾ। ਸਿੱਖਾਂ ਨੂੰ ਪਹਿਲ ਮੈਂ ਇਸ ਲਈ ਦਿੱਤੀ ਹੈ ਕਿਉਂਕਿ ਇਨ੍ਹਾਂ ਦੀ ਕ੍ਰਿਪਾ 
ਨਾਲ ਮੈਂ ਯੁੱਧ ਜਿਤੇ ਹਨ। ਇਨ੍ਹਾਂ ਦੀ ਕ੍ਰਿਪਾ ਕਰਕੇ ਦੁਖ-ਕਲੇਸ਼ ਖਤਮ ਹੋਏ ਹਨ 
ਅਤੇ ਹਰ ਪ੍ਰਕਾਰ ਦੀਆਂ ਵਸਤੂਆਂ ਨਾਲ ਘਰ ਭਰੇ ਪਏ ਹਨ। ਇਨ੍ਹਾਂ ਦੀ ਕ੍ਰਿਪਾ 
ਨਾਲ ਮੈਂ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਵੈਰੀ ਨਸ਼ਟ 
ਹੋ ਗਏ ਹਨ। ਇਨ੍ਹਾਂ ਦੀ ਕ੍ਰਿਪਾ ਕਰਕੇ ਮੈਂ ਸੁਸ਼ੋਭਿਤ ਹਾਂ, ਨਹੀਂ ਤਾਂ ਮੇਰੇ ਵਰਗੇ 
ਕਰੋੜਾਂ ਗਰੀਬ ਰੁਲਦੇ ਪਏ ਹਨ (੨)। 

ਇਸ ਤੋਂ ਅਗੇ ਗੁਰੂ ਜੀ ਨੇ ਪੰਡਿਤ ਨੂੰ ਵਾਸਤਵਿਕਤਾ ਸਮਝਾਉਂਦੇ ਹੋਇਆਂ 
ਦਸਿਆ ਹੈ ਕਿ ਅਜਿਹੇ ਉਪਕਾਰੀ ਸਿੱਖਾਂ ਦੀ ਕੀਤੀ ਸੇਵਾ ਮੈਨੂੰ ਚੰਗੀ ਲਗਦੀ ਹੈ, 
ਇਨ੍ਹਾਂ ਨੂੰ ਦਿੱਤਾ ਦਾਨ ਹੀ ਉਤਮ ਹੈ ਕਿਉਂਕਿ ਅਜਿਹਾ ਦਾਨ ਹੀ ਅਗੇ ਫਲੀਭੂਤ 
ਹੁੰਦਾ ਹੈ। ਇਨ੍ਹਾਂ ਤੋਂ ਭਿੰਨ ਕਿਸੇ ਹੋਰ ਦੀ ਕੀਤੀ ਸੇਵਾ ਜਾਂ ਦਿੱਤਾ ਦਾਨ ਮੈਨੂੰ ਚੰਗਾ 
ਨਹੀਂ ਲਗਦਾ। ਇਸ ਲਈ ਤਨ, ਮਨ ਅਤੇ ਧਨ ਤੋਂ ਲੈ ਕੇ ਸਿਰ ਤਕ ਸਭ ਇਨ੍ਹਾਂ ਦੇ 
ਅਰਪਿਤ ਹੈ। ਅਜਿਹਾ ਸੁਣ ਕੇ ਪੰਡਿਤ ਆਪਣੇ ਮਨ ਵਿਚ ਵਟ ਖਾਂਦਾ ਰਿਹਾ ਅਤੇ 
ਆਪਣੀ ਰੋਜ਼ੀ ਦੇ ਸਾਧਨ ਨੂੰ ਖੁਸਦਿਆਂ ਵੇਖ ਕੇ ਰੋ ਪਿਆ। 
ਅਧਿਕ ਮਹੱਤਵ ਦਿੰਦਿਆਂ ਪੁਰਾਣੀਆਂ ਅਤੇ ਰੂੜ੍ਹ ਪਰੰਪਰਾਵਾਂ ਦੀ ਨਿਖੇਧੀ ਕਰਦਾ ਹੈ। 
ਸਿਰਜੇ ਗਏ ਭਾਈਚਾਰੇ ਵਲ ਲੋਕਾਂ ਨੂੰ ਰੁਚਿਤ ਕੀਤਾ ਗਿਆ ਹੈ। 


੧੨. ਸਸਤ੍ਰ ਨਾਮ ਮਾਲਾ 


ਯੁਗ ਦੇ ਵੀਰਤਾਮਈ ਵਾਤਾਵਰਣ ਨੂੰ ਲਗਾਤਾਰ ਕਾਇਮ ਰਖਣ ਅਤੇ ਸ਼ਸਤ੍ਰਾਂ 
ਅੜਤ੍ਰਾਂ ਦੀ ਸਾਰੀ ਪਿਛੋਕੜ ਤੋਂ ਨਵੇਂ ਸਿੱਖ ਸਮਾਜ ਨੂੰ ਜਾਣੂੰ ਕਰਨ ਦੇ ਉਦੇਸ਼ ਤੋਂ 
ਇਹ ਰਚਨਾ ਤਿਆਰ ਕੀਤੀ ਗਈ ਪ੍ਰਤੀਤ ਹੁੰਦੀ ਹੈ। ਨਾਮ-ਮਾਲਾ ਤੋਂ ਭਾਵ ਹੈ ਕੋਸ਼। 
ਨਾਮਕਰਣ ਤੋ' ਇਹ ਸ਼ਸਤ੍ਰਾਂ ਦੇ ਨਾਂਵਾਂ ਦਾ ਕੋਸ਼ ਸਿੱਧ ਹੁੰਦਾ ਹੈ। ਇਹ ਦ੍ਰਿਸ਼ਟਕੂਟ 
ਸ਼ੈਲੀ ਵਿਚ ਲਿਖੀ ਗਈ ਹੈ। ਇਸ ਸ਼ੈਲੀ ਰਾਹੀਂ ਗੂੜ੍ਹੇ ਭੇਦ ਭਰੇ ਢੰਗ ਨਾਲ ਗੱਲ 
ਕਹੀ ਜਾਂਦੀ ਹੈ। ਇਸ ਸ਼ੈਲੀ ਵਿਚ ਰਹੌਂਸਾਤਮਕ ਕਾਵਿ ਦੀ ਰਚਨਾ ਉਪਨਿਸ਼ਦਾਂ ਤੋਂ 
ਲੈ ਕੇ ਮੌਧ ਕਾਲ ਦੇ ਸੰਤਾਂ ਦੀਆਂ ਬਾਣੀਆਂ ਵਿਚ ਹੁੰਦੀ ਆਈ ਹੈਂ, ਪਰ ਸ਼ਸਤਰਾਂ 


ਸੰਬੰਧੀ ਇਸ ਪੁਕਾਰ ਦੀ ਰਚਨਾ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਆਪਣਾ ਵਿਸ਼ੇਸ਼ 
ਸਥਾਨ ਅਤੇ ਮਹੱਤਵ ਰਖਦੀ ਹੈ। ਸੰਭਵ ਹੈ ਕਿ ਵੈਰੀ ਕੋਲੋਂ ਸ਼ਸਤ੍ਰਾਂ ਨੂੰ ਲੁਕਾਣ ਜਾਂ 
ਗੁਪਤ ਰਖਣ ਲਈ ਇਸ ਪੁਕਾਰ ਦੀ ਨਾਮਾਵਲੀ ਸਿਰਜਨ ਦਾ ਵਿਚਾਰ ਰਚੈਤਾ ਦੇ 
ਮਨ ਵਿਚ ਰਿਹਾ ਹੋਵੇ। ੧੩੧੮ ਛੰਦਾਂ ਦੀ ਇਸ ਰਚਨਾ ਦੇ ਕੁਲ ਪੰਜ ਅਧਿਆਇ 
ਹਨ। ਪੰਜਵੇਂ ਅਧਿਆਇ ਦੀ ਪੁਸ਼ਪਿਕਾ ਲਿਖੀ ਹੋਈ ਨਹੀਂ ਮਿਲਦੀ। ਇਸ ਤੋਂ 
ਸੈਕੇਤ ਮਿਲਦਾ ਹੈ ਕਿ ਇਹ ਰਚਨਾ ਵੀ ਅਧੂਰੀ ਹੈ। ਸੰਭਵ ਹੈ ਕਿ ਕੁਝ ਹੋਰ ਹਿੱਸਾ 
ਹੁਣ ਗੁੰਮ ਹੋ ਗਿਆ ਹੋਵੇ, ਜਾਂ ਰਚਨਾ ਕਿਸੇ ਕਾਰਨ ਕਰ ਕੇ ਪੂਰੀ ਹੀ ਨ ਹੋ ਸਕੀ 
ਹੋਵੇ। 

ਇਸ ਦੇ ਪਹਿਲੇ ਅਧਿਆਇ ਵਿਚ ਕੁਲ ੨੭ ਛੰਦ ਹਨ ਜਿਨ੍ਹਾਂ ਵਿਚ ਭਗਉਤੀ 
ਦੀ ਉਸਤਤਿ ਕੀਤੀ ਗਈ ਹੈ। ਉਸ ਸਰਬ ਵਿਆਪਕ, ਮਹਾਨ, ਸਰਬ ਸੇਸ਼ਠ ਸ਼ਕਤੀ 
ਦੀ ਇਸ ਉਸਤਤਿ ਵਿਚ ਅਨੇਕ ਪ੍ਰਕਾਰ ਦੇ ਸ਼ਸਤ੍ਰਾਂ ਅਸਤ੍ਰਾਂ ਉਤੇ ਭਗਉਤੀ ਦਾ 
ਆਰੋਪ ਕੀਤਾ ਗਿਆ ਹੈ। ਇਸ ਆਰੋਪ ਤੋਂ ਭਗਉਤੀ ਅਤੇ ਸ਼ਸਤੁ-ਅਸਤ੍ ਅਭਿੰਨ 
ਸਿੱਧ ਹੁੰਦੇ ਹਨ। 

ਇਸ ਅਧਿਆਇ ਵਿਚ ਉਸ ਵਕਤ ਪ੍ਰਚਲਿਤ ਲਗਭਗ ੩0 ਸ਼ਸਤ੍ਰਾਂ ਅਤੇ 
ਅਸਤ੍ਰਾਂ ਦੇ ਨਾਂ ਗਿਣਾਏ ਗਏ ਹਨ--ਅਸਿ, ਸਾਂਗ, ਤੀਰ, ਤੁਪਕ, ਸਿਰੋਹੀ, ਸੈਫ, 
ਬੁਦਗਾ, ਪਾਸ, ਸ਼ੂਲ ਆਦਿ। 

ਦੂਜੇ ਅਧਿਆਇ ਵਿਚ ਕੁਲ ੪੭ ਛੰਦ ਹਨ। ਇਸ ਅਧਿਆਇ ਦੀ ਪੁਸ਼ਪਿਕਾ 
ਵਿਚ ਇਸ ਦਾ ਸੰਬੰਧ ਚਕੂ ਨਾਲ ਜੋੜਿਆ ਗਿਆ ਹੈ, ਪਰ ਇਸ ਵਿਚ ਚਕ੍ਰ ਤੋਂ 
ਇਲਾਵਾ ਤਲਵਾਰ, ਜਮਦਾੜ੍ਹ, ਸੈਹਥੀ, ਬਰਛੀ ਆਦਿ ਦਾ ਵੀ ਵਰਣਨ ਹੋਇਆ ਹੈ। 
ਇਸ ਦੇ ਮੁੱਢਲੇ ਛੰਦਾਂ ਵਿਚ ਦ੍ਰਿਸ਼ਟਕੂਟ ਦੀ ਪ੍ਰਧਾਨਤਾ ਨਹੀਂ ਹੈ, ਗੌਲ ਸਮਝ ਆ 
ਜਾਂਦੀ ਹੈ। ਪਰ ਅੱਗੇ ਚਲ ਕੇ ਬਿਨਾ ਪੌਰਾਣਿਕ ਪਿਛੋਕੜ ਦੇ ਅਰਥ ਨੂੰ ਸਮਝ 
ਸਕਣਾ ਸਰਲ ਨਹੀਂ ਹੈ। 

ਤੀਜੇ ਅਧਿਆਇ ਦੇ ੧੭੮ ਛੰਦਾਂ ਵਿਚ ਤੀਰ ਜਾਂ ਬਾਣ ਦੇ ਵੱਖ ਵੱਖ ਨਾਂਵਾਂ ਦਾ 
ਵਿਵਰਣ ਦਿੱਤਾ ਗਿਆ ਹੈ ਅਤੇ ਉਸ ਤੋਂ ਆਪਣੀ ਜਿਤ ਦੀ ਆਸ ਕੀਤੀ ਗਈ ਹੈ। 
ਇਨ੍ਹਾਂ ਨਾਂਵਾਂ ਦੀ ਬਣਤਰ ਨੂੰ ਸਪਸ਼ਟ ਕਰਦਿਆਂ ਰਚੈਤਾ ਨੇ ਪਹਿਲਾਂ ਇਕ ਸ਼ਬਦ 
ਦਸਿਆ ਹੈ, ਫਿਰ ਉਸ ਨਾਲ ਸੈਬਧਿਤ ਉਹ ਸ਼ਬਦ ਦਸਿਆ ਹੈ ਜੋ ਉਸ ਦੀ ਮ੍ਰਿਤੂ 


ਦਾ ਕਾਰਨ ਸਰੂਪ ਹੈ। ਇਸ ਤਰ੍ਹਾਂ ਪਹਿਲੇ ਸ਼ਬਦ ਦੇ ਬਦਲਣ ਦੇ ਨਾਲ ਨਾਲ ਸ਼ਸਤੁ 
ਅਸਤੁ ਦੇ ਨਾਂਵਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਤੀਰ ਦੇ ਇਹ ਨਾਂ ਉਨ੍ਹਾਂ 
ਵਿਅਕਤੀਆਂ/ਵਸਤੂਆਂ ਨਾਲ ਸੋਬਧਿਤ ਹਨ ਜਿਨ੍ਹਾਂ ਦਾ ਸੰਘਾਰ ਬਾਣ/ਤੀਰ ਨਾਲ 
ਹੋਇਆ ਸੀ ਜਾਂ ਬਾਣ ਚਲਾਣ ਦੀ ਵਿਦਿਆ ਵਿਚ ਨਿਪੁਣ ਸਨ। ਇਸ ਤੋਂ ਇਲਾਵਾ 
ਧਨੁਸ਼ ਦੁਆਰਾ ਚਲਾਏ ਜਾਣ ਕਾਰਨ ਅਤੇ ਵਿਸ਼ ਵਿਚ ਬੁਝੇ ਹੋਣ ਕਾਰਨ ਇਨ੍ਹਾਂ ਦੋਹਾਂ 
ਸ਼ਬਦਾਂ ਦੇ ਸੈਯੋਗ ਨਾਲ ਤੀਰ ਦੇ ਨਾਂ ਬਣਾਏ ਗਏ ਹਨ। 

ਚੌਥੇ ਅਧਿਆਇ ਵਿਚ ਪਾਸ ਦੇ ਨਾਂਵਾਂ ਦਾ ਉਲੇਖ ਹੈ। ਇਸ ਵਿਚ ਕੁਲ ੨0੮ 
ਛੰਦ ਹਨ। ਇਹ ਨਾਂ ਕਿਸੇ ਦੇ ਸੰਘਾਰ ਕਰਨ ਵਾਲੇ ਦੇ ਨਾਂ ਨਾਲ ਰਿਪੁ, ਅਰਿ ਆਦਿ 
ਸ਼ਬਦ ਜੋੜ ਕੇ ਬਣਾਏ ਗਏ ਹਨ। ਇਸ ਤੋ ਇਲਾਵਾ ਕਿਸੇ ਵਿਅਕਤੀ ਦੁਆਰਾ ਆਮ 
ਵਰਤੇ ਗਏ ਸ਼ਸਤ੍ਰ ਅਸਤ ਕਾਰਨ ਉਸ ਦੇ ਸੁਆਮੀਪਣ ਨੂੰ ਸਪਸ਼ਟ ਕੀਤਾ ਜਾਂਦਾ ਹੈ। 
ਇਸ ਲਈ ਵਰੁਣ, ਕਾਲ, ਠਗ ਆਦਿ ਦਾ ਵਿਸ਼ੇਸ਼ ਉਲੇਖ ਹੋਇਆ ਹੈ ਕਿਉਂਕਿ 
ਪਾਂਸ ਇਨ੍ਹਾਂ ਦਾ ਪ੍ਰਿਯ ਹਥਿਆਰ ਹੈ। ਇਸ ਤਰ੍ਹਾਂ ਦੇ ਅਨੇਕਾਂ ਨਾਂ ਬਣਾਏ ਗਏ ਹਨ। 

ਪੰਜਵੇਂ ਅਧਿਆਇ ਵਿਚ ੮੫੮ ਛੰਦ ਹਨ। ਇਹ ਸਭ ਨਾਲੋਂ ਵੱਡਾ ਅਧਿਆਇ 
ਹੈ। ਇਸ ਵਿਚ ਬੰਦੂਕ ਦੇ ਨਾਂਵਾਂ ਦਾ ਉਲੇਖ ਕੀਤਾ ਗਿਆ ਹੈ। ਇਸ ਦੇ ਅੰਤ ਤੇ 
ਕੋਈ ਸਮਾਪਤੀ ਸੂਚਕ ਉਕਤੀ ਨਹੀਂ ਦਿੱਤੀ ਗਈ। ਇਸ ਵਿਚ ਕੁਝ ਨਾਂਵਾਂ ਦਾ 
ਦੋਹਰਾਓ ਵੀ ਹੋਇਆ ਹੈ। ਇਸ ਦੇ ਨਾਂਵਾਂ ਦੇ ਮੋਟੇ ਤੌਰ ਤੇ ਤਿੰਨ ਵਰਗ ਬਣਦੇ 
ਹਨ--ਸੰਘਾਰਕ ਨਾਂ, ਗੁਣਾਂ ਨਾਲ ਸੰਬੰਧ ਰਖਣ ਵਾਲੇ ਨਾਂ ਅਤੇ ਰੂਪ ਨਾਲ ਸੰਬੰਧ 
ਰਖਣ ਵਾਲੇ ਨਾਂ। ਬੰਦੂਕ ਸੈਨਾ ਨੂੰ ਨਸ਼ਟ ਕਰਦੀ ਹੈ, ਇਸ ਲਈ ਇਹ ਸੈਨਾ ਦੀ 
ਦੁਸ਼ਮਣ ਜਾਂ ਵੈਰੀ (ਅਰਿ) ਹੈ। ਇਸੇ ਤਰ੍ਹਾਂ ਘੋੜੇ ਨੂੰ ਮਾਰ ਦਿੰਦੀ ਹੈ, ਇਸ ਲਈ 
ਉਸ ਦੀ ਵੈਰਨ ਹੈ। 

ਕੁਝ ਨਾਂ ਬੈਦੂਕ ਦੇ ਗੁਣਾਂ ਨੂੰ ਸਾਹਮਣੇ ਰਖ ਕੇ ਸਿਰਜੇ ਗਏ ਹਨ। ਮੂੰਹ ਵਿਚ 
ਸੁਟਣ ਵਾਲੀ ਜੋ ਵਸਤੂ ਹੈ, ਉਸ ਨੂੰ ਬੈਦੂਕ ਸਮਝਿਆ ਜਾਏ। ਇਸ ਪ੍ਰਕਾਰ ਦੇ ਨਾਂ 
ਗੁਣ ਵਾਚਕ ਕਹੇ ਜਾ ਸਕਦੇ ਹਨ। 

ਇਸ ਰਚਨਾ ਵਿਚ ਕਈ ਸ਼ਬਦਾਂ ਅਤੇ ਉਕਤੀਆਂ ਦਾ ਦੋਹਰਾਉ ਹੋਇਆ ਹੈ, 
ਪਰ ਇਸ ਸ਼ੈਲੀ ਵਿਚ ਲਿਖਿਆ ਕੋਈ ਹੋਰ ਕਾਵਿ ਭਾਰਤੀ ਸਾਹਿਤ ਵਿਚ ਉਪਲਬਧ 
ਨਹੀਂ ਹੈ, ਇਸ ਲਈ ਇਸ ਦਾ ਸਥਾਨ ਅਤੇ ਮਹੱਤਵ ਅਦੁੱਤੀ ਹੈ। ਇਸ ਵਿਚ 
ਦੋਹਰਾਉ ਵੀ ਹੋ ਜਾਣਾ ਸੁਭਾਵਿਕ ਹੈ ਕਿਉਂਕਿ ਬਾਰ ਬਾਰ ਪੌਰਾਣਿਕ ਨਾਂਵਾਂ, ਥਾਂਵਾਂ 


ਵਰਤੇ ਜਾਣੇ ਹਨ। ਪੌਰਾਣਿਕ ਵਿਅਕਤੀਆਂ ਨਾਲ ਜੋੜ ਕੇ ਸ਼ਸਤ੍ਰਾਂ ਅਸਤ੍ਰਾਂ ਦੇ ਨ 
ਕੇਵਲ ਮਹੱਤਵ ਨੂੰ ਵਧਾਇਆ ਗਿਆ ਹੈ, ਸਗੋਂ ਇਨ੍ਹਾਂ ਦੀ ਵਰਤੋ' ਦਾ ਸੰਬੰਧ ਵਿਰਸੇ 
ਨਾਲ ਜੋੜ ਕੇ ਵਰਤਮਾਨ ਯੁਗ ਦੇ ਲੋਕਾਂ ਨੂੰ ਉਨ੍ਹਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਨਾ 
ਦਿੱਤੀ ਗਈ ਹੈ। ਇਸ ਰਚਨਾ ਵਿਚ ਸੱਤ ਕਿਸਮ ਦੇ ਛੰਦ ਵਰਤੇ ਗਏ ਹਨ--ਦੋਹਰਾ, 
ਅੜਿਲ, ਚੌਪਈ, ਸੋਰਠਾ, ਰੁਆਮਲ ਆਦਿ। ਪੁਧਾਨਤਾ ਦੋਹਰੇ ਅਤੇ ਚੌਪਈ ਦੀ ਹੈ। 
ਛੰਦ-ਪਰਿਵਰਤਨ ਬਹੁਤ ਘਟ ਹੈ। ਇਸ ਦੀ ਮੁੱਖ ਭਾਸ਼ਾ ਬੂਜ ਹੈ। ਪੰਜਾਬੀ ਤੋਂ ਛੁਟ 
ਇਸ ਦੀ ਭਾਸ਼ਾ ਉਤੇ ਸੈਸਕ੍ਰਿਤ ਦਾ ਪ੍ਰਭਾਵ ਅਧਿਕ ਹੈ ਕਿਉਂਕਿ ਅਧਿਕਾਂਸ਼ ਨਾਂ 
ਪੌਰਾਣਿਕ ਸੰਦਰਭ ਦੇ ਹਨ। ਇਹ ਤਤਸਮ ਅਤੇ ਤਦਭਵ ਦੋਹਾਂ ਰੂਪਾਂ ਵਿਚ ਮਿਲਦੇ 
ਹਨ। ਕਿਤੇ ਕਿਤੇ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਵੀ ਵਰਤੀ ਮਿਲ ਜਾਂਦੀ ਹੈ, ਪਰ 
“ਦਸਮ-ਗ੍ਰੰਥ` ਦੀਆਂ ਹੋਰਨਾਂ ਰਚਨਾਵਾਂ ਤੋਂ ਘਟ। ਇਸ ਦੀ ਭਾਸ਼ਾ ਦ੍ਰਿਸ਼ਟਕੂਟ ਹੋਣ 
ਕਰ ਕੇ ਕੁਝ ਔਖੀ ਅਤੇ ਅਸਪਸ਼ਟ ਹੈ, ਪਰ ਭਾਰਤੀ ਵਿਰਸੇ ਦੇ ਜਾਣਕਾਰ ਪਾਠਕਾਂ 
ਲਈ ਕੋਈ ਖਾਸ ਕਠਿਨਾਈ ਉਪਸਥਿਤ ਨਹੀਂ ਕਰਦੀ। 


੧੩. ਚਰਿਤ੍ਰੋਪਾਖਿਆਨ 


'ਦਸਮ ਗ੍ਰੰਥ” ਦੇ ੫੮0 ਪੰਨਿਆਂ ਵਿਚ ਪਸਰੀ ਇਸ ਰਚਨਾ ਵਿਚ ਚਰਿਤੁ 
ਕਥਾਵਾਂ ਦਾ ਸੰਕਲਨ ਹੋਇਆ ਹੈ। ਇਸ ਦੇ ਆਰੰਭ ਵਿਚ 'ਪਾਖ੍ਯਾਨ ਚਰਿਤ੍ਰ” ਨਾਂ 
ਦਿੱਤਾ ਗਿਆ ਹੈ। ਪਰ ਪੁਸ਼ਪਿਕਾਵਾਂ ਵਿਚ “ਚਰਿਤ੍ਰ ਪਾਖ੍ਯਾਨ” ਨਾਂ ਲਿਖਿਆ ਮਿਲਦਾ 
ਹੈ। ਇਸ ਵਿਚਲੇ ਵਰਣਿਤ ਵਿਸ਼ੇ ਦੇ ਆਧਾਰ ਤੇ ਇਸ ਨੂੰ 'ਤੀਆ ਚਰਿਤ੍ਰ” ਵੀ 
ਕਿਹਾ ਜਾਂਦਾ ਹੈ। “ਦਸਮ ਗ੍ੁੰਥ` ਦੀ ਇਹ ਇਕ ਵੱਡੇ ਆਕਾਰ ਦੀ ਰਚਨਾ ਹੈ। ਇਸ 
ਦੀ ਰਚਨਾ ਅੰਦਰਲੀ ਗਵਾਹੀ ਅਨੁਸਾਰ ੧੭੫੩ ਬਿ. ਵਿਚ ਸਤਲੂਜ ਦਰਿਆ ਦੇ ਕੇਢੇ 
ਹੋਈ ਸੀ। 

ਭਾਵੇਂ ਮੋਟੇ ਤੌਰ ਤੇ ਇਸ ਵਿਚ ੪0੫ ਚਰਿਤ੍ਰ-ਕਥਾਵਾਂ ਦੀ ਹੋਂਦ ਮੰਨੀ ਜਾਂਦੀ 
ਹੈ, ਪਰ ਇਹ ਸਹੀ ਨਹੀਂ ਹੈ ਕਿਉਂਕਿ ੪੮ ਛੰਦਾਂ ਦਾ ਪਹਿਲਾ ਚਰਿਤੁ ਅਸਲ ਵਿਚ 
ਸੀ ਭਗਉਤੀ ਜੂ ਕਾ ਛੰਦ” ਹੈ। ਇਹ ਤੱਥ ਪੁਰਾਤਨ ਬੀੜਾਂ ਦੇ ਸ਼ੁਰੂ ਵਿਚ ਦਿੱਤੀਆਂ 
ਉਕਤੀਆਂ ਤੋਂ ਸਪਸ਼ਟ ਹੋ ਜਾਂਦਾ ਹੈ। 


ਇਸ ਵਿਚ ਦੇਵੀ ਭਗਵਤੀ ਨੂੰ ਨਮਸਕਾਰ ਕਰਦੇ ਹੋਇਆਂ ਉਸ ਦੇ ਸਰੂਪ, 
ਸਮਰਥਾ ਅਤੇ ਕਰਤੱਵਾਂ ਉਤੇ ਝਾਤ ਪਾਈ ਗਈ ਹੈ ਅਤੇ ਉਸ ਤੋਂ ਹੀ ਸਾਰੀ 
ਸ੍ਰਿਸ਼ਟੀ, ਸਾਰੇ ਦੇਵੀ-ਦੇਵਤਿਆਂ ਦੇ ਕੌਤਕਾਂ ਦੀ ਹੋਂਦ ਦਸੀ ਗਈ ਹੈ। 

ਇਸਤਰੀ ਦੇ ਚਰਿਤ੍ਰਾਂ ਨੂੰ ਵਰਣਿਤ ਕਰਨ ਵੇਲੇ ਕਵੀ ਨੇ ਸਪਸ਼ਟ ਕਿਹਾ ਹੈ ਕਿ 
ਗਰਭ ਵਿਚ ਸਥਿਤ ਬੌਚੇ, ਰਾਜੇ ਅਤੇ ਇਸਤਰੀ ਦੇ ਭੇਦ ਨੂੰ ਸਮਝਣਾ ਅਤਿ ਕਠਿਨ 
ਹੈ, ਪਰ ਭਗਵਤੀ ਦੀ ਕ੍ਰਿਪਾ ਨਾਲ ਹੀ ਕੁਝ ਬਣਾ ਕੇ ਲਿਖਿਆ ਹੈ (੪੪)। ਅਤੇ 
ਅੰਤ ਤੇ ਵੀ ਰਚੈਤਾ ਜਗਮਾਤਾ ਭਗਵਤੀ ਦੀ ਕ੍ਰਿਪਾ ਦਾ ਉਲੇਖ ਕਰਦਾ ਹੈ। ਇਹ 
ਭਰੀਆਂ ਰਮਜ਼ਾਂ ਹਨ ਕਿ ਜਿਨ੍ਹਾਂ ਨੂੰ ਜੇ ਗੁੰਗਾ ਸੁਣ ਲਵੇ ਤਾਂ ਉਸ ਨੂੰ ਜੀਭ ਲਗ 
ਜਾਂਦੀ ਹੈ ਅਤੇ ਜੇ ਮੂਰਖ ਚਿਤ ਲਾ ਕੇ ਸਮਝ ਲਏ ਤਾਂ ਉਸ ਨੂੰ ਚਾਲਾਕੀ ਦੇ ਦਾਉ- 
ਪੇਚ ਸਮਝ ਆ ਜਾਂਦੇ ਹਨ (੪08)। 

ਪਹਿਲੇ ਚਰਿਤ੍ਰ ਅੰਕ ਦੇ “ਦੇਵੀ ਉਸਤਤਿ” ਹੋਣ ਤੋਂ ਇਲਾਵਾ ੩੨੫ਵਾਂ ਚਰਿਤਰ 
ਲਿਖਿਆ ਹੋਇਆ ਨਹੀਂ ਮਿਲਦਾ। ਕੁਝ ਚਰਿਤੁ-ਕਥਾਵਾਂ ਇਕ ਤੋਂ ਅਧਿਕ 
ਅਧਿਆਵਾਂ ਵਿਚ ਪਸਰੀਆਂ ਹੋਈਆਂ ਹਨ, ਜਿਵੇਂ ਅਨੂਪ ਕੌਰ ਦੇ ਚਰਿਤ੍ਰ ਦਾ ਵਰਣਨ 
ਤਿੰਨ ਅਧਿਆਵਾਂ (੨੧, ੨੨ ਅਤੇ ੨੩) ਵਿਚ ਹੋਇਆ ਹੈ। ਇਸ ਤਰ੍ਹਾਂ ਅਹਿਲਿਆ 
ਗੌਤਮ ਦੀ ਕਥਾ ਵੀ ਤਿੰਨ ਅਧਿਆਵਾਂ (੧੧੫, ੧੧੬ ਅਤੇ ੧੧੭) ਵਿਚ ਵਰਣਿਤ 
ਹੈ। ਇਸ ਤਰ੍ਹਾਂ ਦੇ ਕੁਝ ਹੋਰ ਚਰਿਤ੍ਰ-ਪ੍ਰਸੰਗ ਵੀ ਹਨ। ਸਪਸ਼ਟ ਹੈ ਕਿ ਚਰਿਤ੍ਰ 
ਸੈਖਿਆ ੪0੪ ਤੋਂ ਘਟ ਹੈ। ਅਨੁਮਾਨ ਹੈ ਕਿ ਇਹ ਗਿਣਤੀ ੩੯੫ ਦੇ ਨੇੜੇ ਤੇੜੇ 
ਬੈਠੇਗੀ। 

ਇਨ੍ਹਾਂ ਚਰਿਤ੍ਰਾਂ ਵਿਚ ਅਧਿਕਤਰ ਇਸਤਰੀ ਚਰਿਤ੍ਰ ਹਨ। ਇਹੀ ਕਾਰਨ ਹੈ ਕਿ 
ਇਸ ਦਾ ਨਾਂ 'ਤੀਆ ਚਰਿਤ੍ਰ” ਵੀ ਪੈ ਗਿਆ ਹੈ। ਇਸ ਸੈਗੁਹਿ ਵਿਚ ਕੁਝ ਪੁਰਸ਼ 
ਚਰਿਤ੍ਰ ਵੀ ਹਨ ਜਿਨ੍ਹਾਂ ਰਾਹੀਂ ਪੁਰਸ਼ ਦੀ ਬਹਾਦਰੀ ਅਤੇ ਚਤੁਰਾਈ ਨੂੰ ਪੁਗਟਾਇਆ 
ਗਿਆ ਹੈ, ਜਿਵੇਂ ਚਰਿਤ੍ਰ ਅੰਕ ੧੫, ੧੬, ੨੧, ੨੨, ੨੩ ਆਦਿ। 
ਨਹੀਂ, ਸਗੋਂ ਵਸ ਲਗਦੇ ਹਰ ਖੇਤਰ ਅਤੇ ਸਮਾਜ ਤੋਂ ਚਰਿਤੁ ਕਥਾਵਾਂ ਲੈ ਕੇ ਇਕ 
ਅਜਿਹਾ ਸੰਕਲਨ ਤਿਆਰ ਕੀਤਾ ਗਿਆ ਹੈ ਜੋ ਇਕ ਪੁਕਾਰ ਦੇ 'ਚਰਿਤੁ ਵਿਸ਼ਵਕੋਸ਼” 
ਦੀ ਭੂਮਿਕਾ ਨਿਭਾਉਂਦਾ ਹੈ। ਇਸ ਸੰਗੂਹਿ ਦੀਆਂ ਕਥਾਵਾਂ ਦੇ ਮੁੱਖ ਸਰੋਤ ਹਨ-- 


ਅਲਫ਼ ਲੈਲਾ, ਔਯਾਰ ਦਾਨਿਸ਼, ਤਦ-ਵਕਤੀ ਜਾਂ ਪੂਰਬ-ਵਰਤੀ ਇਤਿਹਾਸਿਕ 
ਸੁਣਾਈਆਂ ਕਥਾਵਾਂ। ਇਨ੍ਹਾਂ ਕਥਾਵਾਂ ਦੇ ਮੁੱਖ ਪਾਤਰ ਵਿਲਾਸੀ ਰਾਜੇ-ਰਾਣੀਆਂ, 
ਰਾਜਕੁਮਾਰ-ਰਾਜਕੁਮਾਰੀਆਂ, ਜਾਗੀਰਦਾਰ, ਸਾਧ, ਵੇਸਵਾਵਾਂ, ਵੇਹਲੜ ਅਤੇ ਆਲਸੀ 
ਯੁਵਕ ਹਨ। ਇਸ ਤਰ੍ਹਾਂ ਇਨ੍ਹਾਂ ਚਰਿਤ੍ਰਾਂ ਦਾ ਖੇਤਰ ਬੜਾ ਵਿਆਪਕ ਹੈ। 

ਇਨ੍ਹਾਂ ਦਾ ਰਚਨਾ ਮਨੋਰਥ ਗਿਆਨ ਜਾਂ ਚਤੁਰਾਈ ਵਿਚ ਵਾਧਾ ਕਰਨਾ ਹੈ। 
ਇਨ੍ਹਾਂ ਤੋਂ ਜਿਥੇ ਕਥਾ-ਪੁਸੰਗਾਂ ਦਾ ਗਿਆਨ ਮਿਲਦਾ ਹੈ, ਉਥੇ ਨਾਲ ਹੀ ਉਨ੍ਹਾਂ ਵਿਚ 
ਵਰਣਿਤ ਇਲਾਕਿਆਂ, ਖੇਤਰਾਂ, ਧਰਮਾਂ, ਸਮਾਜਾਂ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੀ 
ਜਾਣਕਾਰੀ ਵੀ ਮਿਲਦੀ ਹੈ ਅਤੇ ਇਸ ਤੋਂ ਵੱਧ ਚਤੁਰਾਈ ਦੀ ਪ੍ਰਾਪਤੀ ਹੁੰਦੀ ਹੈ। 
ਵਿਅਕਤੀ ਦੇ ਚਤੁਰ ਬਣਨ ਨਾਲ ਉਹ ਤ੍ਰੀਆ-ਜਾਲ ਵਿਚ ਫਸਣੋ ਬਚ ਸਕਦਾ ਹੈ 
ਅਤੇ ਆਪਣੇ ਜੀਵਨ-ਕਰਤੱਵ ਨੂੰ ਨਿਭਾਉਣ ਵਲ ਅਗੇ ਵੱਧ ਸਕਦਾ ਹੈ। “ਦਸਮ- 
ਗੁੰਥ` ਦੀਆਂ ਪੁਰਾਣ-ਕਥਾਵਾਂ ਵਾਂਗ ਇਨ੍ਹਾਂ ਚਰਿਤ੍ਰ-ਕਥਾਵਾਂ ਦੇ ਲਿਖਣ ਦਾ ਮਨੋਰਥ 
ਨਵੇਂ ਸਿਰਜੇ ਜਾ ਰਹੇ ਸਿੱਖ ਸਮਾਜ ਨੂੰ ਅਜਿਹੀ ਪਾਨ-ਸਾਮਗ੍ਰੀ ਦੇਣੀ ਸੀ ਜਿਸ ਦਾ 
ਅਧਿਐਨ ਕਰ ਕੇ ਉਹ ਸੈਸਾਰਿਕ ਵਿਵਹਾਰ ਵਿਚ ਸਤਰਕ ਅਤੇ ਸਚੇਤ ਹੋ ਸਕਣ। 
ਇਸ ਵਿਚ ਬਹੁਤ ਸਾਰੇ ਚਰਿਤ੍ਰਾਂ ਵਿਚ ਕਾਮ-ਕ੍ਰੀੜਾਵਾਂ ਦਾ ਸਪਸ਼ਟ ਅਤੇ ਨਿਸੰਗ 
ਵਰਣਨ ਹੈ, ਪਰ ਅਜਿਹਾ ਕੁਝ ਪ੍ਰਸੰਗ ਦੀ ਮਜਬੂਰੀ ਕਰ ਕੇ ਹੋਇਆ ਹੈ। ਇਸ 
ਵਿਚ ਅਨੇਕ ਥਾਂਵਾਂ ਤੇ ਰਹਿਤ-ਨੁਮਾ ਕਥਨ ਅਤੇ ਸਦੀਵੀ ਸਚਾਈਆਂ ਅੰਕਿਤ 
ਹੋਈਆਂ ਵੀ ਮਿਲਦੀਆਂ ਹਨ। 

ਰਾਣੀ ਚਿਤੁਮਤੀ ਦੁਆਰਾ ਕਾਮੁਕ ਆਰੋਪ ਲਗਾਉਣ `ਤੇ ਰਾਜਾ ਚਿਤੁ ਸਿੰਘ ਨੇ 
ਕ੍ਰੋਧ ਵਿਚ ਆ ਕੇ ਆਪਣੇ ਪੁੱਤਰ ਹਨਵੰਤ ਸਿੰਘ ਨੂੰ ਮਾਰਨ ਦੇ ਆਦੇਸ਼ ਦਿੱਤੇ। ਰਾਜੇ 
ਦੇ ਮੰਤਰੀਆਂ ਨੇ ਵਿਚਲੀ ਗੱਲ ਸ਼ੁਝ ਲਈ। ਰਾਜੇ ਨੂੰ ਉਨ੍ਹਾਂ ਨੇ ਤ੍ਰੀਆ ਚਰਿਤ੍ਰ ਦੀ 
ਗੰਭੀਰਤਾ ਬਾਰੇ ਜਾਣਕਾਰ ਕੀਤਾ। ਰਾਜੇ ਨੇ ਪੁੱਤਰ ਨੂੰ ਬੈਦੀਖਾਨੇ ਵਿਚ ਭੇਜ ਦਿੱਤਾ 
ਅਤੇ ਹਰ ਰੋਜ਼ ਚਰਿਤ੍ਰ-ਕਥਾ ਸੁਣਨ ਸੁਣਾਉਣ ਲਈ ਰਾਜਕੁਮਾਰ ਨੂੰ ਕੈਦਖਾਨੇ ਵਿਚੋਂ 
ਬੁਲਾ ਲਿਆ ਜਾਂਦਾ। ਇਸ ਤਰ੍ਹਾਂ ਇਹ ਕੰਮ ਨਿਰੰਤਰ ਸ਼ੁਰੂ ਕਰ ਦਿੱਤਾ ਗਿਆ। 
ਬੋਦੀਖਾਨੇ ਵਿਚ ਭੇਜ ਦਿੱਤਾ ਜਾਂਦਾ। ਜਿਵੇਂ ਕਿ ਚਰਿਤੂ-ਅੰਕ ੪ ਤੋਂ ੬ ਦੇ ਸ਼ੁਰੂ ਵਿਚ 
ਮਿਲਦੇ ਸੰਕੇਤ ਤੋਂ ਸਪਸ਼ਟ ਹੈ। ਕਥਾਵਾਂ ਸੁਣਾਉਣ ਦਾ ਕੰਮ ਇਕ ਨਹੀਂ, ਇਕ ਤੋਂ 


ਅਧਿਕ ਮੰਤਰੀਆਂ ਦੇ ਹਵਾਲੇ ਕੀਤਾ ਗਿਆ ਸੀ। ੨੯ਵੀਂ ਕਥਾ ਦੀਆਂ ਆਰੈਭਿਕ 
ਪੰਕਤੀਆ ਤੋਂ ਇਹ ਗੌਲ ਉਘੜ ਕੇ ਸਾਹਮਣੇ ਆਉਂਦੀ ਹੈ। 

ਸਾਰਿਆਂ ਚਰਿਤੁ ਪ੍ਰਸੰਗਾਂ ਦੀ ਪੁਸ਼ਪਿਕਾ ਤੋਂ' 'ਮੰਤ੍ਰੀ ਭੂਪ ਸੰਵਾਦ” ਦੀ ਨਿਰੰਤਰਤਾ 
ਦਾ ਬੋਧ ਹੁੰਦਾ ਹੈ। ਅੰਤਿਮ ਚਰਿਤੁ ਦੇ ਅਖੀਰ ਤੇ ਵੀ ਦਿੱਤੀ ਪੁਸ਼ਪਿਕਾ ਤੋਂ ਇਹੀ 
ਇਹਸਾਸ ਹੁੰਦਾ ਹੈ। ਕੁਝ ਚਰਿਤ੍ਰ-ਪੁਸੰਗਾਂ ਨੂੰ ਛਡ ਕੇ ਬਾਕੀ ਸਭ ਦਾ ਕੇਂਦਰੀ ਵਿਸ਼ਾ 
ਇਸਤਰੀ ਦਾ ਚਰਿਤ੍ਰ ਹੈ। ਇਨ੍ਹਾਂ ਕਥਾਵਾਂ ਦੀਆਂ ਨਾਇਕਾਵਾਂ ਛਲ ਕਪਟ ਵਿਚ 
ਨਿਪੁਣ, ਕਾਮ ਕਲਾ ਦੇ ਅਭਿਆਸ ਵਿਚ ਕੁਸ਼ਲ ਅਤੇ ਸਵੈ-ਨਿਰਭਰ ਸਨ। ਯੁਗ 
ਦੀਆਂ ਪਰਿਸਥਿਤੀਆਂ ਵਿਚ ਤੰਤੂ ਸਾਧਨਾ ਦੇ ਪੰਚ ਮਕਾਰਾਂ ਨੇ ਉਸ ਵਕਤ ਦੇ ਸਮਾਜ 
ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਜਗਨ-ਨਾਥ, ਕੋਨਾਰਕ ਅਤੇ ਖਜੋਰਾਹੋ ਦੇ ਮੰਦਿਰਾਂ 
ਅਤੇ ਦੇਵਦਾਸੀ ਪਰੰਪਰਾ ਨੇ ਕਾਮ-ਭੋਗ ਅਤੇ ਇਸਤਰੀ ਮਰਦ ਦੇ ਸੰਬੰਧਾਂ ਨੂੰ ਪੁਰੀ 
ਖੁਲ੍ਹ ਦੇ ਦਿੱਤੀ ਸੀ। ਅਜਿਹੀਆਂ ਪਰੰਪਰਾਵਾਂ ਨਾਲ ਸੰਬੰਧਿਤ ਇਸਤਰੀਆਂ ਸੈਕੋਚ ਨੂੰ 
ਛਡ ਕੇ ਕਾਮ-ਕਲਾ ਵਿਚ ਪਹਿਲ ਕਰਨ ਨੂੰ ਤਤਪਰ ਹੋ ਚੁਕੀਆਂ ਸਨ। ਮੁਸਲਮਾਨਾਂ 
ਦੀ ਆਮਦ ਅਤੇ ਉਨ੍ਹਾਂ ਦੀ ਵਿਲਾਸੀ ਰੁਚੀ ਨੇ ਵੀ ਇਸ ਬਿਰਤੀ ਨੂੰ ਵਧਾਇਆ। 
ਰਾਜਪੂਤ ਰਾਜਿਆਂ ਦੀ ਕਾਮ ਲੋਲੁਪਤਾ ਨੇ ਰਾਜਕੁਮਾਰੀਆਂ ਤਕ ਨੂੰ ਇਸ ਹੋੜ ਵਿਚ 
ਪਿਛੇ ਨਹੀਂ ਰਹਿਣ ਦਿੱਤਾ। ਰੀਤੀ ਕਾਲ ਦਾ ਸਾਰਾ ਹਿੰਦੀ ਕਾਵਿ ਨਾਇਕ-ਨਾਇਕਾ 
ਭੇਦ ਅਤੇ ਸ਼ਿੰਗਾਰ ਰਸ ਦੇ ਵਰਣਨ ਵਿਚ ਸਮਾ ਗਿਆ ਸੀ। ਸੀ ਰਾਮ ਅਤੇ ਸ੍ਰੀ 
ਕ੍ਰਿਸ਼ਨ ਦੀ ਮਧੁਰ ਉਪਾਸਨਾ ਨੇ ਭਗਤੀ ਕਾਵਿ ਨੂੰ ਵੀ ਇਸ ਬਿਰਤੀ ਤੋਂ ਬਚਣ ਨ 
ਦਿੱਤਾ। ਇਸ ਤਰ੍ਹਾਂ ਉਸ ਵਕਤ ਦੇ ਇਸਤਰੀ ਸਮਾਜ ਵਿਚ ਕਾਮ ਭੋਗ ਦੀ ਭਾਵਨਾ 
ਵਿਚ ਸੁਤੰਤਰਤਾ ਦੀ ਪੁਰਵਿਿੱਤੀ ਆਪਣੀ ਕੁਝ ਨ ਕੁਝ ਥਾਂ ਬਣਾ ਚੁਕੀ ਸੀ। ਪਰ 
ਸਮਾਜ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਉਹ ਬੇਬਸ ਸੀ। ਇਸ ਬੇਬਸੀ ਨੇ 
ਉਸ ਨੂੰ ਛਲਕਪਟ ਦੇ ਮਾਰਗ 'ਤੇ ਅਗੇ ਵਧਾਇਆ। ਫਿਰ ਉਹ ਪਹਿਲ ਕਰਨ ਲਈ 
ਤੁਲ ਗਈ। ਉਹ ਆਪਣੇ ਸ਼ਿਕਾਰ ਨੂੰ ਕਿਸੇ ਕੀਮਤ ਤੇ ਹੱਥੋਂ ਨ ਨਿਕਲਣ ਦਿੰਦੀ। 
ਨਸ਼ਿਆਂ ਦੇ ਸੇਵਨ ਨਾਲ ਸ਼ਰੀਰਿਕ ਆਨੰਦ ਨੂੰ ਲੰਮਕਾਇਆ ਜਾਂਦਾ। ਚੰਗਾ ਸੈਭੋਗ 
ਸੁਖ ਨ ਦੇ ਸਕਣ ਵਾਲੇ ਮਰਦ ਨੂੰ ਅਪਮਾਨਿਤ ਕਰਕੇ ਤਿਆਗ ਦਿੱਤਾ ਜਾਂਦਾ ਅਤੇ 
ਕਾਮ ਭੋਗ ਨੂੰ ਨ ਸਵੀਕਾਰ ਕਰਨ ਵਾਲਿਆਂ ਨੂੰ ਜੁਤੀਆਂ ਮਾਰ ਕੇ 'ਹਾਂ` ਲਈ 
ਮਜਬੂਰ ਕੀਤਾ ਜਾਂਦਾ। ਇਸ ਰਚਨਾ ਦੀਆਂ ਇਸਤਰੀਆਂ ਮਨਚਾਹੇ ਮਰਦ ਅਗੇ ਸਭ 
ਕੁਝ ਨਿਛਾਵਰ ਕਰਦੀਆਂ ਹਨ, ਪਰ ਹੈਂਕੜਬਾਜ਼ ਮਰਦ ਜਾਂ ਉਨ੍ਹਾਂ ਦੀ ਇੱਛਾ ਅਨੁਸਾਰ 
ਨ ਉਤਰਨ ਵਾਲੇ ਮਰਦਾਂ ਦੀ ਚੰਗੀ ਗਤ ਬਣਾਉਂਦੀਆਂ ਹਨ। ਇਥੇ ਮਰਦਾਂ ਨੂੰ ਕਾਮ 


ਵਿਚ ਮੂਰਖ ਬਣਾ ਕੇ ਉਨ੍ਹਾਂ ਨੂੰ ਵਰਤਿਆ ਗਿਆ ਹੈ ਅਤੇ ਇਸਤਰੀਆਂ ਬਹੁਤ ਹੀ 
ਚਤੁਰ, ਸੂਰਬੀਰ, ਅਸੰਭਵ ਨੂੰ ਸੰਭਵ ਕਰ ਵਿਖਾਉਣ ਵਾਲੀਆਂ ਚੁਸਤ ਚਾਲਾਕ ਹਨ। 
ਇਸ ਤਰ੍ਹਾਂ ਇਹ ਚਰਿਤੂ-ਕਥਾਵਾਂ ਲਕੀਰ ਤੋਂ ਹਟ ਕੇ ਲਿਖੀਆਂ ਗਈਆਂ ਹਨ ਅਤੇ 
ਪਾਠਕਾਂ ਨੂੰ ਇਸਤਰੀ ਦੇ ਇਸ ਵਿਕਟ ਅਤੇ ਕਪਟੀ ਪੱਖ ਤੋਂ ਆਗਾਹ ਕਰ ਕੇ 
ਸਦਾਚਾਰੀ ਬਣਨ ਲਈ ਪ੍ਰੇਰਨਾ ਦਿੱਤੀ ਗਈ ਹੈ। 

ਇਨ੍ਹਾਂ ਚਰਿਤ੍ਰਾਂ ਦੇ ਆਕਾਰ-ਪ੍ਰਕਾਰ ਵਿਚ ਕੋਈ ਅਨੁਪਾਤ ਨਹੀਂ ਹੈ। ਕੁਝ ਕੁ 
ਛੰਦਾਂ ਤੋਂ ਲੈ ਕੇ ੪0੫ ਛੰਦਾਂ ਤਕ ਦੇ ਚਰਿਤ੍ਰ ਮਿਲਦੇ ਹਨ। ਲਗਭਗ ਹਰ ਚਰਿਤੁ 
ਵਿਚ ਮੁਖ ਪਾਤਰ ਦਾ ਸੈਖੇਪ ਪਰਿਚਯ ਅਤੇ ਅੰਤ ਉਤੇ ਉਸ ਦਾ ਪਰਿਣਾਮ ਅੰਕਿਤ 
ਹੈ। ਇਸ ਸਮੁੱਚੀ ਰਚਨਾ ਲਈ ੭੫੫੫ ਛੰਦ ਲਿਖੇ ਗਏ ਹਨ। ਇਨ੍ਹਾਂ ਲਈ ੧੬ 
ਤਰ੍ਹਾਂ ਦੇ ਛੰਦ ਵਰਤੇ ਗਏ ਹਨ। ਚੌਪਈ ਛੰਦ ਦੀ ਵਰਤੋਂ ਲਗਭਗ ਸਾਡੇ ਚਾਰ ਹਜ਼ਾਰ 
ਵਾਰ ਹੋਈ ਹੈ। ਉਸ ਤੋਂ ਬਾਦ ਦੋਹਰੇ ਅਤੇ ਅੜਿਲ ਦੀ ਵਰਤੋਂ ਹੋਈ ਹੈ। ਛੰਦ 
ਪਰਿਵਰਤਨ ਬਹੁਤ ਘਟ ਜਾਂ ਨਾਂ-ਮਾਤਰ ਹੈ। ਵੋਡੇ ਤੋਂ ਵੱਡੇ ਚਰਿਤ੍ਰ ਪ੍ਰਸੰਗ ਵਿਚ ਵੀ 
ਔਠ ਤੋਂ ਜ਼ਿਆਦਾ ਕਿਸਮਾਂ ਦੇ ਛੰਦ ਨਹੀਂ ਵਰਤੇ ਗਏ। ਕਿਤੇ ਕਿਤੇ ਸੁੰਦਰ ਯੁੱਧ 
ਵਰਣਨ ਹੋਇਆ ਮਿਲਦਾ ਹੈ ਜਿਥੇ ਵੀਰ ਰਸ ਦੀ ਸਥਿਤੀ ਬਣੀ ਰਹਿੰਦੀ ਹੈ। ਉੱਜ 
ਮੁੱਖ ਤੌਰ ਤੇ ਸ਼ਿੰਗਾਰ ਰਸ ਦਾ ਚਿਤੁਣ ਹੈ। ਕਿਤੇ ਕਿਤੇ ਅਦਭੁਤ ਘਟਨਾਵਾਂ ਕਾਰਨ 
ਵਿਸਮੈ ਸਥਾਈ ਭਾਵ ਦੀ ਹੋਂਦ ਵੀ ਮਿਲਦੀ ਹੈ। ਇਸ ਦੀ ਪ੍ਰਧਾਨ ਭਾਸ਼ਾ ਬੂਜ ਹੈ। 
ਉਸੇ ਦੇ ਵਿਆਕਰਣ ਦੀ ਪਾਲਨਾ ਹੋਈ ਹੈ। ਕਿਤੇ ਕਿਤੇ ਪੰਜਾਬੀ, ਰਾਜਸਥਾਨੀ, 
ਅਵਧੀ ਦੀ ਸ਼ਬਦਾਵਲੀ ਮਿਲਦੀ ਹੈ। ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਵੀ ਖੁਲ੍ਹ ਕੇ 
ਹੋਈ ਹੈ, ਕੁਝ ਚਰਿਤ੍ਰਾਂ ਦੇ ਵਾਤਾਵਰਣ ਕਰ ਕੇ ਅਤੇ ਕੁਝ ਯੂਗ ਦੀ ਰੁਚੀ ਕਰ ਕੇ। 


੧੪. ਜ਼ਫ਼ਰਨਾਮਾ 


ਗੁਰੂ ਗੋਬਿੰਦ ਸਿੰਘ ਵਲੋਂ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਇਹ ਪੱਤਰ 

'ਦਸਮ ਗ੍ਰੰਥ” ਦੇ ਆਖੀਰ ਤੇ ਸੰਕਲਿਤ ਹੋਇਆ ਹੈ। ਕਈ ਪੁਰਾਤਨ ਬੀੜਾਂ ਵਿਚ 
ਇਸ ਦਾ ਨਾਂ ਜੰਗਨਾਮਾ” ਵੀ ਲਿਖਿਆ ਹੈ। ਇਹ ਪੌਤਰ ਸੰ. ੧੭੬੩ ਬਿ. (੧੭0੬ 
ਈ.) ਵਿਚ ਮਾਲਵੇ ਦੇ ਕਾਂਗੜ ਪਿੰਡ ਤੋਂ ਲਿਖਿਆ ਗਿਆ ਸੀ ਅਤੇ ਇਸ ਨੂੰ ਭਾਈ 
ਦਯਾ ਸਿੰਘ ਅਤੇ ਭਾਈ ਧਰਮ ਸਿੰਘ ਹੱਥੀਂ ਬਾਦਸ਼ਾਹ ਨੂੰ ਭੇਜਿਆ ਗਿਆ ਸੀ। ਇਸ 
ਵਿਚ ਮੁੱਖ ਤੌਰ ਤੇ ਬਾਦਸ਼ਾਹ ਦੇ ਅਯੋਗ ਕੰਮਾਂ ਅਤੇ ਅਨਿਆਇ ਦਾ ਜ਼ਿਕਰ ਕਰ ਕੇ 
ਫਿਰ ਹਿਤ-ਭਰੀ ਸਿਖਿਆ ਦਿੱਤੀ ਗਈ ਹੈ। ਇਸ ਜ਼ਫ਼ਰਨਾਮੇ ਦੇ ਨਾਲ “ਦਸਮ-ਗ੍ਰੰਥ” 
ਵਿਚ ੧੧ ਹਿਕਾਇਤਾਂ ਵੀ ਦਰਜ ਹਨ। ਕੁਝ ਵਿਦਵਾਨ ਇਨ੍ਹਾਂ ਹਿਕਾਇਤਾਂ ਨੂੰ 


ਜ਼ਫ਼ਰਨਾਮੇ ਦੀ ਅੰਤਿਕਾ ਜਾਂ ਪਰਿਸ਼ਿਸ਼ਟ ਮੰਨਦੇ ਹਨ ਅਤੇ ਕੁਝ ਦੀ ਧਾਰਨਾ ਹੈ ਕਿ 
ਇਹ ਸੁਤੰਤਰ ਰਚਨਾ ਹੈ। 

ਜ਼ਫ਼ਰਨਾਮੇ ਤੋਂ ਭਾਵ ਹੈ ਵਿਜੈ ਪੌਤਰ ਜਾਂ ਜਿਤ ਦੀ ਚਿੱਠੀ। ਇਸ ਦੇ ਹੁਣ 
ਕੇਵਲ ੧੧੧ ਛੰਦ ਉਪਲਬਧ ਹਨ। ਪਰ ਅੰਤ ਉਤੇ ਕਿਸੇ ਪੁਕਾਰ ਦੀ ਸਮਾਪਤੀ 
ਸੂਚਕ ਉਕਤੀ ਦੇ ਨ ਲਿਖੇ ਹੋਣ ਕਾਰਨ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਅੰਤ 
ਵਿਚ ਕੁਝ ਛੰਦ ਰਹਿ ਗਏ ਹਨ। ਇਸ ਲਈ ਇਸ ਦੇ ਆਕਾਰ ਬਾਰੇ ਸਹੀ ਸਥਿਤੀ 
ਦਸਣਾ ਹੁਣ ਸੰਭਵ ਨਹੀਂ, ਕੇਵਲ ਉਪਲਬਧ ੧੧੧ ਛੰਦਾਂ ਨੂੰ ਹੀ ਵਿਚਾਰਨ ਦਾ 
ਆਧਾਰ ਬਣਾਇਆ ਜਾ ਸਕਦਾ ਹੈ। ਇਸ ਦੇ ਦੋ ਭਾਗ ਹਨ। ਪਹਿਲਾ ਹਿੱਸਾ 
ਮੰਗਲਾਚਰਣ ਦਾ ਹੈ ਜਿਸ ਵਿਚ ਪਰਮਾਤਮਾ ਦਾ ਗੁਣਗਾਨ ਕੀਤਾ ਗਿਆ ਹੈ। ਉਸ 
ਦੀ ਸਰਬ-ਵਿਆਪਕਤਾ ਉਤੇ ਅਧਿਕ ਬਲ ਦਿੱਤਾ ਗਿਆ ਹੈ। 

ਇਸ ਦੇ ਦੂਜੇ ਭਾਗ ਵਿਚ ੯੯ ਛੰਦ ਹਨ। ਇਸ ਨੂੰ ਦਾਸਤਾਨ” ਨਾਂ ਦਿੱਤਾ 
ਗਿਆ ਹੈ। ਇਸ ਵਿਚ ਬਾਦਸ਼ਾਹ ਦੇ ਸੈਨਾ-ਨਾਇਕਾਂ ਅਤੇ ਹਾਕਮਾਂ ਵਲੋਂ 
ਵਿਸ਼ਵਾਸਘਾਤ ਕਰ ਕੇ ਗੁਰੂ ਸਾਹਿਬ ਦੀ ਆਨੰਦਪੁਰ ਤੋਂ ਨਿਕਲਦੀ ਸੈਨਾ ਉਤੇ ਕੀਤੇ 
ਅਚਾਨਕ ਹਮਲੇ ਅਤੇ ਗੁਰੂ ਸਾਹਿਬ ਦੇ ਹੋਏ ਬੇਹਿਸਾਬੇ ਨੁਕਸਾਨ ਦਾ ਉਲੇਖ ਕੀਤਾ 
ਗਿਆ ਹੈ। ਇਸ ਵਿਚ ਔਰੰਗਜ਼ੇਬ ਦੀ ਵੀਰਤਾ ਅਤੇ ਨਾਲ ਨਾਲ ਧਾਰਮਿਕ ਕਟੜਤਾ 
ਦਾ ਜ਼ਿਕਰ ਕਰ ਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਲਾਹਨਤ ਪਾਈ ਕਿ ਉਸ ਦੇ 
ਅਧਿਕਾਰੀਆਂ ਨੇ ਕਸਮਾਂ ਤੋੜ ਕੇ ਅਧਰਮ ਦਾ ਕਾਰਜ ਕੀਤਾ ਜਿਸ ਦਾ ਅਸਲ 
ਜ਼ਿੰਮੇਵਾਰ ਬਾਦਸ਼ਾਹ ਖੁਦ ਹੈ। ਚਿੱਠੀ ਵਿਚ ਬਾਦਸ਼ਾਹ ਨੂੰ ਦਸਿਆ ਗਿਆ ਹੈ ਕਿ ਉਸ 
ਦਾ ਨ ਤਾਂ ਖੁਦਾ ਵਿਚ ਯਕੀਨ ਹੈ ਅਤੇ ਨ ਹੀ ਹਜ਼ਰਤ ਮੁਹੰਮਦ ਪੁਤਿ ਵਿਸ਼ਵਾਸ ਹੈ। 
ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਦੀ ਹਤਿਆ ਕੀਤੀ ਸੀ ਅਤੇ ਹਿੰਦੂਆਂ ਨੂੰ ਵਧ 
ਚੜ੍ਹ ਕੇ ਮੁਸਲਮਾਨ ਬਣਾਇਆ ਸੀ। ਗੁਰੂ ਜੀ ਨੇ ਉਸ ਨੂੰ ਅਗੇ ਲਿਖਿਆ ਕਿ ਤੂੰ 
ਆਪਣੀ ਪੂਜਾ ਨਾਲ ਅਨਿਆਂ ਕੀਤਾ ਹੈ। ਪਰ ਹੁਣ ਤੈਨੂੰ ਨਿਆਂ ਪੂਰਵਕ ਵਿਹਾਰ 
ਕਰਨਾ ਚਾਹੀਦਾ ਹੈ। ਤੂੰ ਮੇਰੇ ਚਾਰ ਪੁੱਤਰ ਮਾਰ ਦਿੱਤੇ ਪਰ ਕੋਈ ਗੱਲ ਨਹੀਂ ਅਜੇ 
ਤਾਂ ਮੈਂ ਤੇਰੇ ਮਾਰਨ ਲਈ ਜੀਉਂਦਾ ਹਾਂ। ਤੈਨੂੰ ਚਾਹੀਦਾ ਹੈ ਕਿ ਹੰਕਾਰ ਅਤੇ 
ਅਭਿਮਾਨ ਨੂੰ ਛੱਡ ਕੇ ਪੂਜਾ ਦੀ ਸੇਵਾ ਕਰ ਅਤੇ ਪਰਮਾਤਮਾ ਨੂੰ ਸਭ ਤੋਂ' ਸ੍ਰੇਸ਼ਨ ਮੰਨ 
ਕਿਉਂਕਿ ਉਹੀ ਤੇਰੀ ਰਖਿਆ ਕਰਨ ਵਾਲਾ ਹੈ। 

ਸੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖਸੀਅਤ ਦਾ ਬੋਧ ਇਸ ਚਿੱਠੀ ਤੋਂ 
ਬੜੇ ਸੁੰਦਰ ਢੰਗ ਨਾਲ ਹੋ ਜਾਂਦਾ ਹੈ। ਉਨ੍ਹਾਂ ਦੇ ਮਨ ਵਿਚ ਅਪਾਰ ਅਤੇ ਕਦੇ ਨ 


ਦੱਬੇ ਜਾ ਸਕਣ ਵਾਲਾ ਉਤਸਾਹ ਹੈ। ਉਹ ਜੋ ਗੱਲ ਕਹਿਣਾ ਚਾਹੁੰਦੇ ਹਨ, ਨਿਝਕ ਹੋਂ 
ਕੇ ਕਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਉਹ 
ਨੇਕੀ ਅਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਰਖਣ ਵਾਲੇ ਸੋਚੇ ਲੋਕ-ਨਾਇਕ ਹਨ ਜੋ 
ਲੜਾਈ ਉਦੋਂ ਤਕ ਹੀ ਚਾਹੁੰਦੇ ਹਨ ਜਦੋਂ ਤਕ ਉਸ ਤੋਂ ਬਿਨਾ ਸਮਸਿਆ ਦਾ ਹਲ 
ਨ ਹੋ ਸਕੇ। 

ਇਹ ਪੱੌਤਰ ਇਤਨੀ ਈਮਾਨਦਾਰੀ ਅਤੇ ਅਦੁੱਤੀ ਸਾਹਸ ਨਾਲ ਲਿਖਿਆ ਗਿਆ 
ਸੀ ਕਿ ਇਸ ਦੇ ਸੁਣਨ ਨਾਲ ਬਿਰਧ ਔਰੰਗਜ਼ੇਬ ਦਾ ਕਠੋਰ ਮਨ ਪਸੀਜ ਗਿਆ। 
ਇਤਿਹਾਸਕਾਰਾਂ ਦਾ ਮਤ ਹੈ ਕਿ ਉਸ ਨੇ ਸੂਬਾ ਲਾਹੌਰ ਅਤੇ ਸੂਬਾ ਸਰਹਿੰਦ ਨੂੰ 
ਹਦਾਇਤਾਂ ਭੇਜੀਆਂ ਕਿ ਗੁਰੂ ਸਾਹਿਬ ਨਾਲ ਚੰਗਾ ਅਤੇ ਆਦਰ ਭਰਿਆ ਵਿਵਹਾਰ 
ਕੀਤਾ ਜਾਏ। ਕੁਝ ਇਤਿਹਾਸਕਾਰ ਤਾਂ ਇਥੋਂ ਤਕ ਮੰਨਦੇ ਹਨ ਕਿ ਔਰੰਗਜ਼ੇਬ ਨੂੰ 
ਆਪਣੀਆਂ ਕਮਜ਼ੋਰੀਆਂ ਅਤੇ ਅਨਿਆਂਕਾਰੀਆਂ ਦਾ ਇਤਨਾ ਡੂੰਘਾ ਇਹਸਾਸ ਹੋਇਆ 
ਕਿ ਇਸ ਨਮੋਸ਼ੀ ਕਾਰਨ ਹੀ ਉਹ ਦਿਲ ਛਡ ਬੈਠਾ ਅਤੇ ਮਰ ਗਿਆ। 

ਇਸ ਜ਼ਫ਼ਰਨਾਮੇ ਦੀ ਭਾਸ਼ਾ ਫ਼ਾਰਸੀ ਹੈ, ਪਰ ਲੋੜ ਅਨੁਸਾਰ ਕਿਤੇ ਕਿਤੇ ਦੇਸੀ 
ਭਾਸ਼ਾਵਾਂ ਦੇ ਸ਼ਬਦ ਵੀ ਵਰਤ ਲਏ ਗਏ ਹਨ। ਇਸ ਵਿਚ ਫ਼ਾਰਸੀ ਮੁਹਾਵਰੇ ਨੂੰ 
ਇਤਨੀ ਖੂਬਸੂਰਤੀ ਨਾਲ ਸੰਜੋਇਆ ਗਿਆ ਹੈ ਕਿ ਕਵੀ ਦੇ ਫ਼ਾਰਸੀ ਗਿਆਨ ਅਤੇ 
ਉਸ ਵਿਚਲੇ ਸਾਹਿਤਿਕ ਸੋਹਜ ਦਾ ਨਮੂਨਾ ਬਣ ਕੇ ਰਹਿ ਗਿਆ ਹੈ। ਇਸ ਵਿਚ 
ਵਰਤੇ ਛੰਦ ਦਾ ਤੋਲ ਫ਼ਾਰਸੀ ਮਸਨਵੀਆਂ ਵਿਚ ਵਰਤੇ ਬਹਿਰ ਨਾਲ ਮੇਲ ਖਾਂਦਾ ਹੈ। 
ਇਸ ਵਿਚ ਕਥਨ-ਸ਼ਕਤੀ ਅਤੇ ਗੱਲ ਨੂੰ ਤੋਰਨ ਦੀ ਪ੍ਰਭਾਵਸ਼ਾਲਤਾ ਇਤਨੀ ਅਧਿਕ 
ਹੈ ਕਿ ਇਸ ਦੇ ਬਹੁਤੇ ਛੰਦ ਸੁਭਾਸ਼ਿਤ ਬਣ ਗਏ ਹਨ ਅਤੇ ਪੜ੍ਹਨ ਸੁਣਨ ਵਾਲੇ ਉਤੇ 
ਅਸਰ ਪਾਏ ਬਿਨਾ ਨਹੀਂ ਰਹਿ ਸਕਦੇ। ਇਹੀ ਕਾਰਨ ਹੈ ਕਿ ਔਰੰਗਜ਼ੇਬ ਵਰਗੇ 
ਕਠੋਰ ਸ਼ਾਸਕ ਵੀ ਇਸ ਵਿਚਲੇ ਵਿਅੰਗ ਅਤੇ ਡਾਂਟ ਦੀ ਤਾਬ ਨ ਲਾ ਸਕੇ ਅਤੇ 
ਇਕ ਫ਼ਕੀਰ ਗੁਰੂ ਨੂੰ ਸਤਾਉਣ ਦੀ ਗੱਲ ਤੋਂ ਪੈਦਾ ਹੋਣ ਵਾਲੀ ਬੇਇਜ਼ਤੀ ਨੂੰ ਸਹਿਣ 
ਦੀ ਥਾਂ ਤੇ ਸੰਸਾਰ ਨੂੰ ਤਿਆਗਣਾ ਉਚਿਤ ਸਮਝਿਆ। 


੧੫. ਹਿਕਾਇਤਾਂ 


ਜ਼ਫ਼ਰਨਾਮੇ ਤੋਂ ਬਾਦ “ਦਸਮ-ਗ੍ਰੰਥ` ਵਿਚ ੧੧ ਹਿਕਾਇਤਾਂ ਵੀ ਦਰਜ ਹਨ। 
ਇਹ ਫ਼ਾਰਸੀ ਭਾਸ਼ਾ ਵਿਚ ਲਿਖੀਆਂ ਹਨ ਅਤੇ ਇਨ੍ਹਾਂ ਲਈ ੭੫੨ ਬੈਂਤ ਲਿਖੇ ਗਏ 
ਹਨ। ਹਿਕਾਇਤ ਫ਼ਾਰਸੀ ਦੇ 'ਹਕਾਇਤ” ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ 


ਅਰਥ ਹੈ ਕਹਾਣੀ ਜਾਂ ਕਿੱਸਾ। ਲਿਖਾਰੀਆਂ ਨੇ ਇਸ ਨੂੰ “ਦਸਮ-ਗ੍ਰੰਥ” ਵਿਚ 
ਚੜ੍ਹਾਉਣ ਵੇਲੇ ਜ਼ਫ਼ਰਨਾਮੇ ਨੂੰ ਇਕ ਅੰਕ ਦੇ ਕੇ ਫਿਰ ਹਿਕਾਇਤਾਂ ਦੇ ਅੰਕ ਸ਼ੁਰੂ 
ਕੀਤੇ ਹਨ। ਇਸ ਲਈ ਹਿਕਾਇਤਾਂ ਦੇ ਅੰਤ ਤੇ ਇਨ੍ਹਾਂ ਦੀ ਸਮੁੱਚੀ ਗਿਣਤੀ ੧੨ 
ਲਿਖੀ ਹੈ। ਪਰ ਅਸਲ ਵਿਚ ਇਹ ਜ਼ਫ਼ਰਨਾਮੇ ਤੋਂ ਸੁਤੰਤਰ ਰਚਨਾ ਹੈ। ਕੁਝ 
ਵਿਦਵਾਨ ਇਨ੍ਹਾਂ ਹਿਕਾਇਤਾਂ ਨੂੰ ਜ਼ਫ਼ਰਨਾਮੇ ਦੀ ਅੰਤਿਕਾ ਮੰਨਦੇ ਹਨ। ਪਰ ਨ ਵਸਤੂ 
ਵਜੋਂ ਅਤੇ ਨ ਭਾਵਨਾ ਵਜੋਂ` ਇਨ੍ਹਾਂ ਦੋਹਾਂ ਵਿਚ ਕੋਈ ਸਮਾਨਤਾ ਜਾਂ ਸੈਬੰਧਤਾ ਹੈ। 
ਇੰਜ ਪ੍ਰਤੀਤ ਹੁੰਦਾ ਹੈ ਕਿ ਦੋਹਾਂ ਦੀ ਰਚਨਾ ਫ਼ਾਰਸੀ ਭਾਸ਼ਾ ਵਿਚ ਹੋਣ ਕਾਰਨ ਇਨ੍ਹਾਂ 
ਨੂੰ ਅੰਤ ਵਿਚ ਇਕੌਠਿਆਂ ਦਰਜ ਕਰ ਦਿੱਤਾ ਗਿਆ। ਇਹ ਅਸਲੋਂ ਚਰਿਤ੍ਰੋਪਾਖਿਆਨ 
ਦੀਆਂ ਕਹਾਣੀਆਂ ਦੀ ਪਰੰਪਰਾ ਵਿਚ ਫ਼ਾਰਸੀ ਵਿਚ ਲਿਖੀਆਂ ਗਈਆਂ ਹਨ। ਇਨ੍ਹਾਂ 
ਹਿਕਾਇਤਾਂ ਦਾ ਆਰੰਭ ਪਰਮਾਤਮਾ ਦੇ ਮੰਗਲਾਚਰਣ ਨਾਲ ਹੁੰਦਾ ਹੈ ਅਤੇ ਹਰ 
ਹਿਕਾਇਤ ਦੇ ਅੰਤ ਵਿਚ ਵਰ ਕਾਮਨਾ ਕੀਤੀ ਗਈ ਹੈ। ਬੈਂਤ ਛੰਦ ਵਿਚ ਲਿਖੀਆਂ 
ਇਨ੍ਹਾਂ ਦੀ ਭਾਸ਼ਾ ਫ਼ਾਰਸੀ ਹੈ, ਪਰ ਕਿਤੇ ਕਿਤੇ ਬੂਜ ਭਾਸ਼ਾ ਦਾ ਅਸਰ ਵੀ ਹੈ। 
ਉਪਰੋਕਤ ਸਾਰੀਆਂ ਬਾਣੀਆਂ/ਰਚਨਾਵਾਂ ਦੇ ਪਾਨ-ਸੰਪਾਦਨ ਤੋਂ ਬਾਦ ਇਨ੍ਹਾਂ ਦੀ 
ਵਿਆਖਿਆ ਸਾਹਮਣੇ ਵਾਲੇ ਪੰਨਿਆਂ ਉਤੇ ਕੀਤੀ ਗਈ ਹੈ। ਵਿਆਖਿਆ ਕਰਨ ਵੇਲੇ 
ਇਸ ਗੱਲ ਦਾ ਧਿਆਨ ਰਖਿਆ ਗਿਆ ਹੈ ਕਿ ਮੂਲ ਪਾਠ ਦੇ ਅਧਿਕ ਤੋਂ ਅਧਿਕ 
ਨਿਕਟ ਰਿਹਾ ਜਾਏ ਅਤੇ ਅਰਥ ਢੁਕਵੇਂ ਅਤੇ ਸਹੀ ਹੋਣ ਅਤੇ ਆਪਣੇ ਵਲੋਂ ਵਾਧੂ 
ਵਿਸਤਾਰ ਤੋਂ ਬਚਿਆ ਜਾਏ। ਸਾਨੂੰ ਸੈਤੋਸ਼ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 
ਅਪਾਰ ਮਿਹਰ ਸਦਕਾ ਅਤੇ ਸੀ ਮਾਨ ਬਾਬਾ ਵਿਰਸਾ ਸਿੰਘ ਜੀ ਦੀ ਅਸ਼ੀਰਵਾਦ 
ਨਾਲ ਇਹ ਮਹਾਨ ਕੰਮ ਸਿਰੇ ਚੜ੍ਹ ਸਕਿਆ ਹੈ। ਆਸ ਹੈ ਕਿ ਸਰੀ ਦਸਮ-ਗ੍ਰੰਥ 
ਸਾਹਿਬ ਦੇ ਅਧਿਐਨ ਅਤੇ ਸਿੱਖ ਧਰਮ ਦੇ ਮੂਲ ਸਰੋਕਾਰਾਂ ਨੂੰ ਸਮਝਣ ਲਈ ਸਾਡਾ 
ਇਹ ਯਤਨ ਉਪਯੋਗੀ ਹੋਵੇਗਾ। 
ਧੰਨਵਾਦ 


ਰਤਨ ਸਿੰਘ ਜੱਗੀ 


ਜਾਪੁ ਸਾਹਿਬ 
2 _ਵਨੰਹਗੁਰ ਲੀ ਕੰ ਛਤਹਾ ” 
ਜਾਪੁ 
ਗੰ _ਨ#ਵਾਕਾ _੫/ਤਸ਼ਾਗੀੰਂ _%? 
ਛਮ _ਛੰਟ/ _ ਤੂਪ੍ਹਸਾਂਇ” 
ਚਕਰ _ਚਿਹਨ ਅਰੁ _ਬਰਨ ਜਾਤਿ ਅਰੁ _ਪਾਤਿ _ਨਹਿਨ ਜਿਹ। 
ਰੂਪ ਰੰਗ ਅਰੁ _ਰੇਖ _ਭੇਖ ਕੋਊ ਕਹਿ ਨ ਸਕਤਿ ਕਿਹ। 
ਅਚਲ _ ਮੂਰਤਿ _ ਅਨਭਵ ਪ੍ਰਕਾਸ _ ਅਮਿਤੋਜ _ਕਹਿਜੈ। 
ਕੋਟਿ ਇੰਦੂ _ਇੰਦ੍ਰਾਣਿ ਸਾਹੁ _ਸਾਹਾਣਿ _ਗਫਿਜੈ। 
ਤ੍ਰਿਭਵਿਣ ਮਹੀਪ ਸੁਰ _ਨਰ ਅਸੁਰ _ਨੇਤਿ _ਨੇਤਿ ਬਨ _ਤ੍ਰਿਣ _ਕਹਤ। 
ਤੂ ਸਰਬ ਨਾਮ _ਕਥੈ _ਕਵਨ _ਕਰਮ _ਨਾਮ _ਬਰਣਤ _ਸੁਮਤਿ। _੧। 


ਭੁਸ਼ੰਨਾ ਪੁਯਤ _ਛੱਦ 
ਨਵਸਤ੍ਹੰ _ਅਕਾਲੇ। _ਨਮਸਤ੍ਹੰ _ਕ੍ਰਿਪਾਲੇ। 
ਨਮਸਤ੍ਹੰ _ਅਰੂਪੇ। _ਨਮਸਤ੍ਹੰ  ਅਨੂਪੇ। _੧। _੨। 
ਨਮਸਤੰ _ ਅਭੇਖੇ। _ਨਮਸਤੰ _ ਅਲੇਖੇ। 
ਨਮਸਤੰ _ ਅਕਾਏ। _ ਨਮਸਤੰ _ਅਜਾਏ। _੨। ੩। 
ਨਮਸਤੰ _ ਅਗੰਜੇ। _ਨਮਸਤੰ _ ਅਭੰਜੇ। 
ਨਮਸਤੰ _ ਅਨਾਮੇ। _ ਨਮਸਤੰ _ਅਠਾਮੇ। _੩। ੪। 
ਨਮਸਤੰ _ ਅਕਰਮ। _ਨਮਸਤੰ _ ਅਧਰਮੰ। 
ਨਮਸਤੰ _ ਅਨਾਮੌ। _ ਨਮਸਤੰ _ ਅਧਾਮੰ। _8੪। _੫। 
ਨਮਸਤੰ _ ਅਜੀਤੇ। ਨਮਸਤੰ _ ਅਭੀਤੇ। 
ਨਮਸਤੰ _ ਅਬਾਹੇ। _ਨਮਸਤੰ _ ਅਢਾਹੇ। _੫। ੬। 
ਨਮਸਤੰ _ ਅਨੀਲੋ। ਨਮਸਤੰ _ ਅਨਾਦੇ। 
ਨਮਸਤੰ _ ਅਛੇਦੇ। ਨਮਸਤੰ _ਅਗਾਧੇ। _੬। _੭। 
ਨਮਸਤੰ _ ਅਗੰਜੇ। _ਨਮਸਤੰ _ ਅਭੰਜੇ। 
ਨਮਸਤੰ _ਉਦਾਰੇ। _ਨਮਸਤੰ _ਅਪਾਰੇ। _੭। ੮। 


੧. ਕੁਝ ਬੀੜਾਂ ਵਿਚ _ਕਿਤੇ ਕਿਤੇ ਇਸ _ਮਾਂਗਲਿਕ _ਉਕਤੀ ਤੋਂ ਪਹਿਲਾਂ _ਜਾਂ ਪਿਛੋਂ _“੧ਓ' `ਸਤਿਗੁਰ ਪ੍ਰਸਾਦਿ” 
ਸੈਖਿਪਤ ਮੂਲ-ਮੰਤੂ ਵੀ ਅੰਕਿਤ ਹੈ ੨. ਕਈ ਬੀੜਾਂ ਵਿਚ _'ਛਪੈ ਛੰਦ” ਤ੍ਰਪ੍ਰਸਾਦਿ ਤੋਂ ਬਾਦ _ਲਿਖਿਆ ਹੈ 
੩. “ਅਨਭਉ” 


ਜਾਪੁ ਸਾਹਿਬ 
2 _ਵਾਹਕਗੁਰ ਲੀ _ ਕੰ _ਛਤਾਹ 


ਜਾਪੁ 
ਦਸ਼ਮ ਗਰ ਲੀ ਦੇ ੭੪ ਤੱ ਇਚਾਗੀੰ ਹੌਲੀੰ 

ਜਿਸ ਦਾ ਕੋਈ ਚਿੰਨ੍ਹ, ਚਕ੍ਰ, ਵਰਨ, ਜਾਤਿ ਅਤੇ ਗੋਤ ਨਹੀਂ _ਹੈ ਅਤੇ ਜਿਸ ਦੇ 
ਰੂਪ, ਰੰਗ, ਰੇਖ, _ਭੇਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ (ਕਿ ਉਹ) ਕਿਹੋ ਜਿਹਾ _ਹੈ। 
(ਉਸ ਨੂੰ) ਅਚਲ _ਸਰੂਪੀ, _ਸੁਤਹ ਗਿਆਨ ਦਾ ਪ੍ਰਕਾਸ਼ਕ ਅਤੇ _ਅਮਿਤ ਸ਼ਕਤੀ _ਵਾਲਾ ਕਿਹਾ 
ਜਾਂਦਾ ਹੈ। (ਉਹ ਪਰਮ ਸੌਤਾ) ਕਰੋੜਾਂ ਇੰਦਰਾਂ ਦਾ ਇੰਦਰ ਅਤੇ ਸ਼ਾਹਾਂ ਦਾ ਸ਼ਾਹ ਗਿਣਿਆ 
ਜਾਂਦਾ ਹੈ। (ਉਸ ਨੂੰ) ਤਿੰਨ ਲੋਕਾਂ (ਸੁਅਰਗ, ਮਾਤ ਅਤੇ ਪਾਤਾਲ) ਦੇ ਰਾਜੇ, ਦੇਵਤੇ, ਮਨੁੱਖ, 
ਦੈਂਤ ਅਤੇ ਬਨਾਂ ਦੇ _ਤਿਨਕੇ __ਵੀ ਬੇਅੰਤ ਬੇਅੰਤ ਕਹਿੰਦੇ ਹਨ। (ਹੇ ਪ੍ਰਭੂ!) ਤੇਰੇ _ਸਾਰੇ_ ਨਾਂਵਾਂ 
ਦਾ ਕਥਨ ਕੌਣ ਕਰ ਸਕਦਾ ਹੈ? (ਬਸ ਤੇਰੇ __ਕੁਝ ਕੁ) ਕਰਮਾਚਾਰੀ (ਉਪਕਾਰੀ) ਨਾਂਵਾਂ 
ਦਾ ਚੰਗੀ _ਮਤ _ ਵਾਲਿਆਂ ਨੇ _ ਵਰਣਨ _ ਕੀਤਾ _ਹੈ। _੧। 
ਭੁਸ਼ੰਨਾ ਪੁਯਾਤ ਛੰਦ 

ਹੇ ਅਕਾਲ ਪੁਰਖ! ਤੈਨੂੰ ਨਮਸਕਾਰ ਹੈ; ਹੇ _ਮੇਹਰਾਂ ਦੇ ਦਾਤੇ! ਤੈਨੂੰ ਨਮਸਕਾਰ ਹੈ; 
ਹੇ ਰੂਪ-ਰਹਿਤ! ਤੈਨੂੰ ਨਮਸਕਾਰ ਹੈ; ਹੇ _ਉਪਮਾ-ਰਹਿਤ! ਤੈਨੂੰ ਨਮਸਕਾਰ ਹੈ। _੨। ਹੇ _ਭੇਖ- 
ਰਹਿਤ! ਤੈਨੂੰ ਨਮਸਕਾਰ ਹੈ; ਹੇ ਲਿਖੇ ਨ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ 
ਕਾਇਆ-ਰਹਿਤ! ਤੈਨੂੰ ਨਮਸਕਾਰ _ਹੈ; ਹੇ _ਅਜਨਮੇ! ਤੈਨੂੰ _ਨਮਸਕਾਰ _ਹੈ। _੩। ਹੇ ਨਸ਼ਟ 
ਨ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਨ ਭੰਨੇ ਜਾ ਸਕਣ ਵਾਲੇ! ਤੈਨੂੰ ਨਮਸਕਾਰ 
ਹੈ; ਹੇ _ਨਾਮ-ਰਹਿਤ! ਤੈਨੂੰ _ਨਮਸਕਾਰ ਹੈ; ਹੇ _ਸਥਾਨ-ਰਹਿਤ! ਤੈਨੂੰ ਨਮਸਕਾਰ _ਹੈ। _੪। 
ਹੇ ਕਰਮ-ਅਤੀਤ! ਤੈਨੂੰ ਨਮਸਕਾਰ ਹੈ; ਹੇ __ਧਰਮ-ਅਤੀਤ! ਤੈਨੂੰ ਨਮਸਕਾਰ _ਹੈ; ਹੇ _ਨਾਮ- 
ਰਹਿਤ! ਤੈਨੂੰ ਨਮਸਕਾਰ ਹੈ; ਹੇ __ਧਾਮ-ਰਹਿਤ! ਤੈਨੂੰ ਨਮਸਕਾਰ ਹੈ। ੫। _ਹੇ ਨ ਜਿਤੇ 
ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਨ __ਡਰਾਏ ਜਾ _ਸਕਣ _ਵਾਲੇ! ਤੈਨੂੰ ਨਮਸਕਾਰ 
ਹੈ; ਹੇ ਨ ਚਲਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਨ ਢਾਹੇ ਜਾ ਸਕਣ ਵਾਲੇ! 
ਤੈਨੂੰ ਨਮਸਕਾਰ _ਹੈ।੬। ਹੇ ਬਿਨਾ ਰੰਗ _ਵਾਲੇ _(ਉਜਲੇ)! ਤੈਨੂੰ ਨਮਸਕਾਰ ਹੈ; ਹੇ ਬਿਨਾ 
ਆਦਿ (ਮੁੱਢ) ਵਾਲੇ! ਤੈਨੂੰ ਨਮਸਕਾਰ ਹੈ; ਹੇ ਨ ਛੇਦੇ ਜਾ ਸਕਣ ਵਾਲੇ! ਤੈਨੂੰ ਨਮਸਕਾਰ 
ਹੈ; ਹੇ ਨ ਥਾਹ ਪਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ।੭। ਹੇ ਨ ਨਾਸ਼ ਕੀਤੇ ਜਾ 
ਸਕਣ ਵਾਲੇ _(ਅਵਿਨਾਸ਼ੀ)! ਤੈਨੂੰ _ਨਮਸਕਾਰ ਹੈ; ਹੇ ਨ ਤੋੜੇ ਜਾ _ਸਕਣ ਵਾਲੇ (ਅਖੰਡ 
ਸਰੂਪ)! ਤੈਨੂੰ ਨਮਸਕਾਰ _ਹੈ; ਹੇ ਉਦਾਰ _ਸੁਭਾ _ਵਾਲੇ! ਤੈਨੂੰ ਨਮਸਕਾਰ ਹੈ; ਹੇ __ਅਪਰ- 
ਅਪਾਰ! _ ਤੈਨੂੰ ਨਮਸਕਾਰ _ਹੈ।੮। 


ਸੀ _ਦਸਮ-ਗ੍ੰਥ _ਸਾਹਿਬ 


ਨਮਸਤੰ __ ਸੁ ਏਕੈ। ਨਮਸਤੰ __ ਅਨੇਕੈ। 

ਨਮਸਤੰ _ ਅਭੂਤੇ। _ਨਮਸਤੰ _ਅਜੂਪੇ। _੮। _੯। 
ਨਮਸਤੰ _ਨ੍ਿਕਰਮੇ। ਨਮਸਤੰ _ਨ੍ਰਿਭਰਮੇ। 

ਨਮਸਤੰ ਨ੍ਰਿਦੇਸੇ। ਨਮਸਤੰ ਨ੍ਰਿਭੇਸੇ। _੯। _੧0। 
ਨਮਸਤੰ _ਨ੍ਨਾਮੇ। ਨਮਸਤੰ _ ਨ੍ਿਕਾਮੇ। 

ਨਮਸਤੰ _ਨ੍ਿਧਾਤੇ। _ ਨਮਸਤੰ __ਨਿਘਾਤੇ। _੧0। _ ੧੧। 


ਨਮਸਤੰ _ ਨ੍ਿਧੂਤੇ। ਨਮਸਤੰ _ ਅਭੂਤੇ। 

ਨਮਸਤੰ _ ਅਲੋਕੇ। _ ਨਮਸਤੰ _ ਅਸੋਕੇ। _ ੧੧। _੧੨। 

ਨਮਸਤੰ _ ਨਿਿਤਾਪੇ। ਨਮਸਤੰ _ ਅਥਾਪੇ। 

ਨਮਸਤੰ _ਤ੍ਰਿਮਾਨੇ। ਨਮਸਤੰ _ ਨਿਧਾਨੇ। _੧੨। _੧੩। 
ਨਮਸਤੰ _ ਅਗਾਹੇ। _ ਨਮਸਤੰ ਅਬਾਹੇ। 

ਨਮਸਤੰ _ਤ੍ਰਿਬਰਗੇ। _ਨਮਸਤੰ _ ਅਸਰਗੇ। _ ੧੩। _੧੪। 
ਨਮਸਤੰ _ਪੁਭੋਗੇ। ਨਮਸਤੰ _ ਸੁਜੋਗੇ। 

ਨਮਸਤੰ _ ਅਰੰਗੇ। _ ਨਮਸਤੰ _ ਅਭੰਗੇ। _੧੪। _ ੧੫। 


ਨਮਸਤੰ _ ਅਗੰਮੇ। _ਨਮਸਤਸਤੁ _ ਰੈਮੇ। 
ਨਮਸਤੰ __ ਜਲਾਸਰੇ। _ ਨਮਸਤੰ _ ਨਿਰਾਸਰੇ। _੧੫। _੧੬। 
ਨਮਸਤੰ _ ਅਜਾਤੇ। ਨਮਸਤੰ _ ਅਪਾਤੇ। 
ਨਮਸਤੰ _ ਅਮਜਬੇ। _ ਨਮਸਤਸਤੁ _ ਅਜਬੇ। _੧੬। ੧੭। 
ਅਦੇਸੰ _ ਅਦੇਸੇ। ਨਮਸਤੰ __ ਅਭੇਸੇ। 
ਨਮਸਤੰ _ਨ੍ਿਧਾਮੇ। ਨਮਸਤੰ _ਨ੍ਿਬਾਮੇ। _੧੭। _੧੮। 


ਨਮੋ ਸਰਬ _ ਕਾਲੇ। _ਨਮੋ _ਸਰਬ _ਦਿਆਲੇ। 

ਨਮੋ ਸਰਬ ਰੂਪੇ। _ਨਮੋ ਸਰਬ _ਭੂਪੇ। _੧੮। _੧੯। 
ਨਮੋ _ਸਰਬ _ਖਾਪੇ। ਨਮੋ _ਸਰਬ _ ਥਾਪੇ। 

ਨਮੋ _ਸਰਬ _ਕਾਲੇ। _ਨਮੋ ਸਰਬ _ਪਾਲੇ। _੧੯। ੨0। 
ਨਮਸਤਸਤੁ _ਦੇਵੇ। ਨਮਸਤੰ _ ਅਭੇਵੇ। 

ਨਮਸਤੰ _ ਅਜਨਮੇ। _ ਨਮਸਤੰ _ਸੁਬਨਮੇ। _੨0। _੨੧। 


ਜਾਪੁ _ਸਾਹਿਬ ੩ 


ਹੇ ਇਕੋ ਇਕ ਰੂਪ ਵਾਲੇ! ਤੈਨੂੰ ਨਮਸਕਾਰ ਹੈ; ਹੇ ਅਨੇਕ _ਰੂਪ _ਵਾਲੇ! ਤੈਨੂੰ 
ਨਮਸਕਾਰ ਹੈ; ਹੇ ਭੂਤਾਂ (ਪੰਜ ਤੱਤ੍ਰਾਂ--- ਜਲ, _ਧਰਤੀ, ਆਕਾਸ਼, _ਵਾਯੂ _ਅਤੇ ਅਗਨੀ) ਤੋਂ 
ਰਹਿਤ! ਤੈਨੂੰ ਨਮਸਕਾਰ ਹੈ; ਹੇ ਬੰਧਨ ਤੋਂ ਰਹਿਤ! ਤੈਨੂੰ ਨਮਸਕਾਰ _ਹੈ।੯। _ਹੇ _ਕਰਮ- 
ਕਾਂਡਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ ਭਰਮਾਂ _ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ 
ਬਿਨਾ ਕਿਸੇ ਖਾਸ ਦੇਸ਼ ਵਾਲੇ! ਤੈਨੂੰ ਨਮਸਕਾਰ ਹੈ; ਹੇ ਬਿਨਾ ਕਿਸੇ ਖਾਸ ਭੇਸ ਵਾਲੇ! _ ਤੈਨੂੰ 
ਨਮਸਕਾਰ _ਹੈ।੧0। ਹੇ _ਨਾਮ-ਰਹਿਤ! _ ਤੈਨੂੰ ਨਮਸਕਾਰ _ਹੈ; ਹੇ _ਕਾਮਨਾ-ਰਹਿਤ! ਤੈਨੂੰ 
ਨਮਸਕਾਰ ਹੈ; ਹੇ ਤੱਤ੍ਹਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ ਘਾਤ (ਮਾਰੇ ਜਾਣ) ਤੋਂ ਰਹਿਤ! 
ਤੈਨੂੰ ਨਮਸਕਾਰ _ਹੈ।੧੧। 

ਹੇ ਨ ਹਿਲਾਏ ਜਾ ਸਕਣ ਵਾਲੇ _(ਅਚਲ _ਸਰੂਪ)! ਤੈਨੂੰ ਨਮਸਕਾਰ ਹੈ; ਹੇ ਪੰਜ 
ਤੱਤ੍ਹਾਂ ਤੋਂ ਨ ਬਣਨ _ਵਾਲੇ! ਤੈਨੂੰ ਨਮਸਕਾਰ ਹੈ; ਹੇ ਨ ਵੇਖੇ ਜਾ _ਸਕਣ _ਵਾਲੇ! ਤੈਨੂੰ 
ਨਮਸਕਾਰ ਹੈ; ਹੇ ਸੋਗੀ ਨ ਹੋ. ਸਕਣ ਵਾਲੇ! ਤੈਨੂੰ ਨਮਸਕਾਰ _ਹੈ।੧੨। ਹੇ ਸੰਤਾਪ-ਰਹਿਤ! 
ਤੈਨੂੰ ਨਮਸਕਾਰ ਹੈ; ਹੇ _ਸਥਾਪਨਾ-ਰਹਿਤ! ਤੈਨੂੰ ਨਮਸਕਾਰ ਹੈ; ਹੇ ਤਿੰਨਾਂ _ਕਾਲਾਂ (ਅਥਵਾ 
ਤਿੰਨਾਂ ਲੋਕਾਂ) ਵਿਚ ਮੰਨੇ _ਜਾਣ ਵਾਲੇ! ਤੈਨੂੰ ਨਮਸਕਾਰ ਹੈ; ਹੇ (ਸਭ _ਦੇ) ਭੰਡਾਰ ਸਰੂਪ! 
ਤੈਨੂੰ ਨਮਸਕਾਰ _ਹੈ।੧੩। ਹੇ ਨ ਪਕੜੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਨ 
ਚਲਾਏ _ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਤਿੰਨ _ਵਰਗਾਂ _(ਧਰਮ, _ਅਰਥ _ ਅਤੇ 
ਕਾਮ) ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ _ਉਤਪੱਤੀ (ਸਰਗ) _ਤੋ' ਰਹਿਤ! ਤੈਨੂੰ ਨਮਸਕਾਰ 
ਹੈ।੧੪। ਹੇ ਉਤਮ _ਫਲ _(ਭੋਗ-ਸਾਮਗ੍ਰੀ) _ਦੇਣ ਵਾਲੇ! ਤੈਨੂੰ ਨਮਸਕਾਰ _ਹੈ; ਹੇ ਸਾਰੀਆਂ 
ਯੋਗਤਾਵਾਂ _ਵਾਲੇ! ਤੈਨੂੰ ਨਮਸਕਾਰ ਹੈ; ਹੇ ਰੰਗ _(ਵਰਣ) ਰਹਿਤ! ਤੈਨੂੰ ਨਮਸਕਾਰ ਹੈ; 
ਹੇ ਅਟੁੱਟ! _ ਤੈਨੂੰ ਨਮਸਕਾਰ _ਹੈ।੧੫। 

ਹੇ ਪਹੁੰਚ ਤੋਂ ਪਰੇ! ਤੈਨੂੰ ਨਮਸਕਾਰ ਹੈ; ਹੇ ਸੁੰਦਰ ਸਰੂਪ ਵਾਲੇ! ਤੈਨੂੰ ਨਮਸਕਾਰ 
ਹੈ; ਹੇ ਜਲ-ਆਸ਼ੇ (ਸਮੁੰਦਰ)! ਤੈਨੂੰ ਨਮਸਕਾਰ ਹੈ; ਹੇ ਬਿਨਾ ਆਸਰੇ ਵਾਲੇ! ਤੈਨੂੰ ਨਮਸਕਾਰ 
ਹੈ।੧੬। ਹੇ ਜਾਤੀ-ਰਹਿਤ! ਤੈਨੂੰ ਨਮਸਕਾਰ ਹੈ; ਹੇ _ਗੋਤ-ਬਰਾਦਰੀ _(ਪਾਂਤੀ) ਰਹਿਤ! ਤੈਨੂੰ 
ਨਮਸਕਾਰ ਹੈ; ਹੇ _ਮਜ਼੍ਹਬ ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ ਅਜਬ ਸਰੂਪ ਵਾਲੇ! _ ਤੈਨੂੰ 


ਨਮਸਕਾਰ _ਹੈ।੧੭। ਹੇ _ਦੇਸ-ਰਹਿਤ _(ਸਰਬ-ਵਿਆਪੀ)! ਤੈਨੂੰ ਨਮਸਕਾਰ _ਹੈ; ਹੇ _ ਭੇਸ- 
ਰਹਿਤ! ਤੈਨੂੰ ਨਮਸਕਾਰ ਹੈ; ਹੇ ਧਾਮ _(ਠਿਕਾਣਾ) ਰਹਿਤ! ਤੈਨੂੰ ਨਮਸਕਾਰ ਹੈ; ਹੇ ਮਾਇਆ 
(ਬਾਮ) _ਰਹਿਤ! _ ਤੈਨੂੰ ਨਮਸਕਾਰ _ਹੈ।੧੮। 

ਹੇ ਸਾਰਿਆਂ ਦੇ _ਕਾਲ-ਸਰੂਪ! _ ਤੈਨੂੰ _ਨਮਸਕਾਰ _ਹੈ; ਹੇ ਸਾਰਿਆਂ ਉਤੇ ਦਿਆਲੂ! 
(ਤੈਨੂੰ) ਨਮਸਕਾਰ ਹੈ; ਹੇ ਸਾਰਿਆਂ ਰੂਪਾਂ ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ ਦੇ 
ਰਾਜੇ (ਭੂਪ)! _ (ਤੈਨੂੰ) _ਨਮਸਕਾਰ _ਹੈ।੧੯। _ਹੇ ਸਾਰਿਆਂ ਨੂੰ _ਖਪਾਉਣ _ਵਾਲੇ! (ਤੈਨੂੰ) 
ਨਮਸਕਾਰ ਹੈ; ਹੇ ਸਾਰਿਆਂ ਨੂੰ ਸਥਾਪਿਤ ਕਰਨ ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ 
ਦੇ _ਕਾਲ-ਰੂਪ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ ਦੇ ਪਾਲਕ! (ਤੈਨੂੰ) ਨਮਸਕਾਰ _ਹੈ।੨0। 
ਹੇ (ਕਰਮ-ਫਲ) _ਦੇਣ ਵਾਲੇ! ਤੈਨੂੰ ਨਮਸਕਾਰ ਹੈ; ਹੇ _ਭੇਦ-ਰਹਿਤ! ਤੈਨੂੰ ਨਮਸਕਾਰ ਹੈ; 
ਹੇ _ਜਨਮ-ਰਹਿਤ! ਤੈਨੂੰ _ਨਮਸਕਾਰ _ਹੈ; ਹੇ __ਜਨਮ-ਸਹਿਤ! _ (ਸੰਤਾਨ ਅਥਵਾ ਪੁੱਤਰ _ਰੂਪ 
ਵਿਚ ਪੈਦਾ _ਹੋਣ _ਵਾਲੇ-'ਸੁਵਨਮਯ”) _ ਤੈਨੂੰ ਨਮਸਕਾਰ _ਹੈ।੨੧। 


ਨਮੋ ਸਰਬ _ਗਉਨੇ। _ਨਮੋ _ਸਰਬ _ ਭਉਨੇ। 
ਨਮੋ ਸਰਬ _ਰੰਗੇ। _ਨਮੋ ਸਰਬ _ਭੰਗੇ। _੨੧। _੨੨। 
ਨਮੋ _ਕਾਲੇ _ਕਾਲੇ। _ਨਮਸਤਸਤੁ _ ਦਿਆਲੇ। 
ਨਮਸਤੰ _ ਅਬਰਨੇ। _ ਨਮਸਤੰ _ ਅਮਰਨੇ। _੨੨। _੨੩। 


ਨਮਸਤੰ _ਜਰਾਰੰ। _ ਨਮਸਤੰ _ ਕ੍ਰਿਤਾਰੰ। 
ਨਮੋ _ਸਰਬ _ਧੈਧੇ। _ਨਮੋ _ਸਤ _ਅਬੈਧੇ। _੨੩। _੨੪। 


ਨਮਸਤੰ _ ਨਿਿਸਾਕੇ। _ਨਮਸਤੰ _ਨ੍ਿਬਾਕੇ। 
ਨਮਸਤੰ __ਰਹੀਮੇ। _ ਨਮਸਤੰ __ਕਰੀਮੇ। _੨੪। _੨੫। 
ਨਮਸਤੰ _ ਅਨੰਤੇ। ਨਮਸਤੰ _ ਮਹੰਤੇ। 
ਨਮਸਤਸਤੁ _ਰਾਗੇ। _ ਨਮਸਤੰ _ਸੁਹਾਗੇ। _੨੫। _੨੬। 


ਨਮੋ ਸਰਬ _ਸੋਖੰ। ਨਮੋ ਸਰਬ _ਪੋਖੰ। 
ਨਮੋ _ਸਰਬ _ਕਰਤਾ। ਨਮੋ ਸਰਬ _ਹਰਤਾ। _੨੬। ੨੭। 
ਜੋਗ _ਜੋਗੇ। ਨਮੋ ਭੋਗ _ਭੋਂਗੇ। 
ਸਰਬ _ਦਿਆਲੇ। ਨਮੋ ਸਰਬ _ਪਾਲੇ। _੨੭। _੨੮। 


ਜਾਜਰੀ _ਛੱਦ/ _ਤੂਪੂਸ਼ਰਏ 
ਅਰੂਪ ਹੈਂ ਅਨੂਪ ਹੈੱ। ਅਜੂ _ਹੈਂ। _ਅਭੂ ਹੈਂ। _੧। _੨੯। 
ਅਲੇਖ _ਹੈਂ। _ਅਭੇਖ ਹੈਂ! _ਅਨਾਮ ਹੈਂ। _ਅਕਾਮ ਹੈਂ! _੨। _੩0। 
ਅਧੇ _ਹੈਂ। _ਅਭੇ ਹੈਂ। ਅਜੀਤ ਹੈਂ। _ਅਭੀਤ ਹੈਂ। _੩। _੩੧। 
ਤ੍ਰਿਮਾਨ ਹੈਂ। ਨਿਧਾਨ ਹੈੱ। _ਤ੍ਰਿਬਰਗ ਹੈਂ! _ਅਸਰਗ _ਹੈਂ। ੪। _੩੨। 
ਅਨੀਲ _ਹੈਂ। _ਅਨਾਦਿ ਹੈਂ। ਅਜੇ ਹੈਂ! _ਅਜਾਦਿ ਹੈਂ! _੫। _੩੩। 


ਅਜਨਮ _ਹੈਂ। _ਅਬਰਨ _ਹੈਂ। _ਅਭੂਤ _ਹੈਂ। _ਅਭਰਨ ਹੈਂ। _੬। _੩੪। 
ਅਗੌਜ ਹੈਂ। _ਅਭੰਜ _ਹੈਂ। _ਅਝੂਝ _ਹੈਂ। _ਅਝੰਝ _ਹੈਂ। _੭। _੩੫। 
ਅਮੀਕ ਹੈਂ। ਰਫੀਕ ਹੈਂ। _ਅਧੰਧ ਹੈਂ। _ਅਬੰਧ ਹੈਂ। ੮। _੩੬। 
ਨ੍ਹਿਬੂਝ _ਹੈਂ। ਅਸੂਝ ਹੈਂ। ਅਕਾਲ ਹੈਂ। ਅਜਾਲ __ਹੈਂ। ੯। ੩੭। 
ਅਲਾਹ _ਹੈਂ। _ਅਜਾਹ _ਹੈਂ। ਅਨੰਤ _ਹੈਂ। ਮਹੰਤ _ਹੈਂ। _੧0। _੩੮। 


ਜਾਪੁ ਸਾਹਿਬ ੪ 


ਹੇ ਸਾਰਿਆਂ ਸਥਾਨਾਂ ਉਤੇ ਗਵਨ _ਕਰਨ ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ 
ਭੁਵਨਾਂ _(ਲੋਕਾਂ) ਵਿਚ ਵਿਆਪਕ _ਹੋਣ ਵਾਲੇ! _(ਤੈਨੂੰ) _ਨਮਸਕਾਰ _ਹੈ; ਹੇ ਸਾਰਿਆਂ ਰੰਗਾਂ 
ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ ਨੂੰ ਲਯ (ਨਸ਼ਟ) ਕਰਨ ਵਾਲੇ! (ਤੈਨੂੰ) ਨਮਸਕਾਰ 
ਹੈ।੨੨। ਹੇ ਕਾਲ ਦੇ ਵੀ ਕਾਲ! (ਤੈਨੂੰ) ਨਮਸਕਾਰ ਹੈ; ਹੇ _ਸਭ _ਉਤੇ ਦਇਆ _ਕਰਨ 
ਵਾਲੇ! ਤੈਨੂੰ ਨਮਸਕਾਰ ਹੈ; ਹੇ ਵਰਣਨ ਤੋਂ ਪਰੇ _(ਅਕਥਨੀ)! ਤੈਨੂੰ ਨਮਸਕਾਰ ਹੈ; ਹੇ ਮਰਨ 


%< 


ਤੋਂ _ਪਰੇ (ਅਮਰ)! ਤੈਨੂੰ ਨਮਸਕਾਰ _ਹੈ।੨੩। 

ਹੇ ਬੁਢਾਪੇ ਦੇ ਵੈਰੀ (ਬੁਢਾਪੇ ਤੋਂ ਮੁਕਤ)! ਤੈਨੂੰ ਨਮਸਕਾਰ ਹੈ; ਹੇ ਕ੍ਰਿਤ ਕਰਮਾਂ 
ਦੇ ਵੈਰੀ (ਕਰਮ-ਨਾਸ਼ਕ)! ਤੈਨੂੰ ਨਮਸਕਾਰ _ਹੈ; ਹੇ ਸਾਰਿਆਂ _ਧੰਧਿਆਂ ਦੇ ਪ੍ਰੇਰਕ! (ਤੈਨੂੰ) 
ਨਮਸਕਾਰ _ਹੈ; ਹੇ ਬੰਧਨਾਂ ਤੋਂ ਮੁਕਤ! _ ਤੈਨੂੰ _ਨਮਸਕਾਰ _ਹੈ।੨੪। 


 ([ 


ਹੇ ਸਾਕਾਂ-ਸੰਬੰਧਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ; ਹੇ ਡਰ _('ਬਾਕ”) ਤੋਂ ਰਹਿਤ! 
ਤੈਨੂੰ ਨਮਸਕਾਰ ਹੈ; ਹੇ ਰਹਿਮ (ਦਇਆ) ਕਰਨ ਵਾਲੇ! ਤੈਨੂੰ ਨਮਸਕਾਰ ਹੈ; ਹੇ ਬਖ਼ਸ਼ਿਸ਼ 
(ਕਰਮ) _ਕਰਨ _ਵਾਲੇ! ਤੈਨੂੰ _ਨਮਸਕਾਰ _ਹੈ।੨੫। ਹੇ ਅਨੰਤ ਰੂਪ _ਵਾਲੇ! ਤੈਨੂੰ ਨਮਸਕਾਰ 
ਹੈ; ਹੇ ਮਹਾਨ ਰੂਪ _ਵਾਲੇ! ਤੈਨੂੰ ਨਮਸਕਾਰ ਹੈ; ਹੇ ਪ੍ਰੇਮ (ਰਾਗ) ਸਰੂਪ! ਤੈਨੂੰ ਨਮਸਕਾਰ 
ਹੈ; ਹੇ ਚੰਗੇ _ਭਾਗਾਂ ਵਾਲੇ! ਤੈਨੂੰ ਨਮਸਕਾਰ _ਹੈ।੨੬। 

ਹੇ ਸਭ ਨੂੰ ਸੁਕਾਉਣ (ਨਸ਼ਟ _ਕਰਨ) ਵਾਲੇ! ਤੈਨੂੰ ਨਮਸਕਾਰ ਹੈ; ਹੇ ਸਭ _ਦਾ 
ਪਾਲਨ _ (ਪੋਸ਼ਣ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਭ _ਦੇ _ਸਿਰਜਨਹਾਰ! (ਤੈਨੂੰ) 
ਨਮਸਕਾਰ _ਹੈ; ਹੇ ਸਭ _ ਨੂੰ ਖ਼ਤਮ _(ਹਰਨ) ਕਰਨ _ਵਾਲੇ! (ਤੈਨੂੰ) ਨਮਸਕਾਰ _ਹੈ।੨੭। ਹੇ 
ਜੋਗਾਂ ਦੇ _ਵੀ ਜੋਗ! _(ਤੈਨੂੰ/ਨਮਸਕਾਰ ਹੈ; ਹੇ _ਭੋਗਾਂ ਦੇ ਵੀ ਭੋਗ! (ਤੈਨੂੰ) ਨਮਸਕਾਰ ਹੈ; 
ਹੇ ਸਾਰਿਆਂ ਉਤੇ ਦਇਆ ਕਰਨ ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਾਰਿਆਂ ਦੀ ਪਾਲਣਾ 
ਕਰਨ _ ਵਾਲੇ! _ (ਤੈਨੂੰ) _ਨਮਸਕਾਰ _ਹੈ।੨੮। 


ਦਾਲਗੀ ਛੰਦ/ ਡੋਲੀ ਸਰਪ ਨਾਲ 


(ਹੇ ਪ੍ਰਭੂ! ਤੂੰ) ਰੂਪ ਤੋਂ ਰਹਿਤ ਹੈਂ, ਉਪਮਾ ਤੋਂ _ਰਹਿਤ ਹੈਂ, ਜਨਮ ਤੋਂ ਰਹਿਤ ਹੈਂ, 
(ਪੰਜ) ਭੂਤਾਂ ਤੋਂ ਰਹਿਤ ਹੈਂ।੨੯। (ਤੂੰ) _ਲੇਖ-ਰਹਿਤ ਹੈਂ, _ਭੇਖ-ਰਹਿਤ ਹੈਂ, _ਨਾਮ-ਰਹਿਤ 
ਹੈਂ, _ਕਾਮਨਾ-ਰਹਿਤ ਹੈਂ1੩0। (ਤੂੰ) ਧਿਆਨ-ਰਹਿਤ ਹੈ, ਭੇਦ-ਰਹਿਤ ਹੈਂ, _ਅਜਿਤ ਹੈ, ਅਭੈ 
ਹੈਂ।੩੧। (ਤੂੰ) ਤਿੰਨਾਂ ਲੋਕਾਂ _ਵਿਚ _ਮੰਨਣਯੋਗ ਹੈਂ, _(ਸਭ _ਦਾ) ਖ਼ਜ਼ਾਨਾ ਹੈ, ਤਿੰਨ _ਵਰਗਾਂ 
(ਧਰਮ, _ਅਰਥ _ ਅਤੇ _ਕਾਮ ਜਾਂ ਦੇਵਤਾ, ਦੈਂਤ ਅਤੇ ਮਨੁੱਖ) ਤੋਂ ਰਹਿਤ ਹੈਂ, ਉਤਪਤੀ 
(ਸਰਗ)- _ਰਹਿਤ _ਹੈਂ।੩੨। (ਤੂੰ) _ਰੰਗ-ਰਹਿਤ (ਅਥਵਾ _ਸੰਖਿਆ ਰਹਿਤ) _ ਹੈਂ, _ਆਦਿ- 
ਰਹਿਤ ਹੈਂ, _ਅਜਿਤ ਹੈਂ, _ਬੁਹਮਾ (ਅਜ) ਤੋਂ ਵੀ ਪਹਿਲਾਂ ਦਾ ਹੈਂ।੩੩। 

(ਤੂੰ) ਜਨਮ-ਰਹਿਤ ਹੈ, ਰੰਗ _(ਵਰਨ)-ਰਹਿਤ ਹੈ', ਤੱਤ _(ਭੂਤ)-ਰਹਿਤ ਹੈਂ, ਪੋਸ਼ਣ 
(ਭਰਨ)-ਰਹਿਤ _ਹੈਂ।੩੪। (ਤੂੰ) _ਨਾਸ਼-ਰਹਿਤ ਹੈਂ, ਅਟੁੱਟ _ ਹੈਂ, _ਨਿਰਦੁਅੰਦ _(ਝਗੜੇ ਤੋਂ 
ਮੁਕਤ) ਹੈਂ, ਅਡੋਲ ਹੈਂ।੩੫। (ਤੂੰ) ਅਥਾਹ (ਅਮੀਕ) ਹੈਂ, (ਸਭਨਾਂ ਦਾ) ਸਾਥੀ ਹੈਂ, ਧੰਧਿਆਂ 
ਤੋਂ ਰਹਿਤ ਹੈਂ, ਬੰਧਨ ਤੋਂ ਰਹਿਤ ਹੈਂ।੩੬। (ਤੂੰ) ਨਿਰਬੂਝ _(ਸ਼ੁਝੇ ਜਾਣ ਤੋਂ ਪਰੇ) ਹੈਂ, ਅਸੂਝ 
(ਸਮਝੇ _ਜਾਣ ਤੋਂ ਪਰੇ) ਹੈਂ, _ਕਾਲ-ਰਹਿਤ ਹੈ, _ਮਾਇਆ-ਜਾਲ ਤੋਂ ਮੁਕਤ ਹੈਂ।੩੭। (ਤੂੰ) 
ਲਾਭ _(ਲਾਹ) ਪ੍ਰਾਪਤ ਕਰਨ ਤੋਂ ਮੁਕਤ ਹੈਂ, ਬਿਨਾ ਕਿਸੇ ਸਥਾਨ ਦੇ ਹੈਂ, ਅੰਤ-ਰਹਿਤ ਹੈਂ, 
ਮਹਾਨਤਾ _ਵਾਲਾ _ਹੈੱਂ।੩੮। 


ਸੀ _ਦਸਮ-ਗ੍ਰੰਥ _ਸਾਹਿਬ 


ਅਲੀਕ _ਹੈੱ। ਨ੍ਰਿਸਰੀਕ ਹੈੱ। ਨ੍ਰਿਲੰਭ ਹੈਂ! _ਅਸੰਭ _ਹੈਂ। _੧੧। _੩੯। 
ਅਗੰਮ ਹੈਂ। _ਅਜੰਮ _ਹੈੱ। _ਅਭੂਤ _ਹੈਂ। ਅਛੂਤ ਹੈਂ! _੧੨। _੪0। 
ਅਲੋਕ _ਹੈਂ। _ਅਸੋਕ ਹੈਂ। _ਅਕਰਮ _ਹੈਂ। _ਅਭਰਮ _ਹੈਂ। _੧੩। _੪੧। 
ਅਜੀਤ _ਹੈਂ। _ਅਭੀਤ ਹੈਂ। _ਅਬਾਹ _ਹੈੱ। _ਅਗਾਹ _ਹੈਂ। _੧੪। _੪੨। 
ਅਮਾਨ ਹੈਂ। ਨਿਧਾਨ ਹੈਂ! ਅਨੇਕ ਹੈਂ। ਫਿਰਿ ਏਕ ਹੈਂ। _੧੫। ੪੩। 
ਭੁਸ਼ੰਨਾ ਪੁਯਾਤ ਛੰਦ 

ਨਮੋ _ ਸਰਬ _ਮਾਨੇ। _ ਸਮਸਤੀ _ਨਿਧਾਨੇ। 

ਨਮੋ ਦੇਵ _ਦੇਵੇ। _ਅਭੇਖੀ _ਅਭੇਵੇ। _੧। _88। 

ਨਮੋ ਕਾਲ _ਕਾਲੇ। _ਨਮੋ _ ਸਰਬ __ ਪਾਲੇ। 

ਨਮੋ _ਸਰਬ _ਗਉਣੇ। ਨਮੋ _ਸਰਬ _ਭਉਣੇ। _੨। ੪੫। 

ਅਨੰਗੀ _ ਅਨਾਥੇ। _ਨ੍ਿਸੰਗੀ _ਪ੍ਰਮਾਥੇ। 

ਨਮੋ ਭਾਨ _ਭਾਨੇ। ਨਮੋ _ਮਾਨ _ਮਾਨੇ। _੩। ੪੬੧ 

ਨਮੋ _ਚੈਦ੍ਰੇ ਚੰਦ ਨਮੋ ਭਾਨ _ਭਾਨੇ। 

ਨਮੋ ਗੀਤ _ਗੀਤੇ। _ਨਮੋ _ਤਾਨ _ਤਾਨੇ। _੪। _੪੭। 

ਨਮੋ ਨ੍ਰਿਤ ਨ੍ਰਿਤੈ”। ਨਮੋ _ਨਾਦ _ ਨਾਦੇ। 

ਨਮੋ ਪਾਨ _ਪਾਨੇ। _ਨਮੋ _ਬਾਦ _ਬਾਂਦੇ। _੫। _੪੮। 

ਅਨੰਗੀ _ ਅਨਾਮੇ। _ ਸਮਸਤੀ _ਸਰੂਪੇ। 

ਪ੍ਰਭੰਗੀ _ਪ੍ਰਮਾਥੇ। _ਸਮਸਤੀ _ਬਿਭੂਤੇ। _੬। _੪੯। 


ਕਲੈਕੈ _ਬਿਨਾ _ਨੋਹਕਲੰਕੀ: _ਸਰੂਪੇ। 


ਤੋ, 


ਅਭੇਖੀ _ਅਭਰਮੀ _ ਅਭੋਗੀ 


ਰਾਜ _ਰਾਜੇਸੂਰੈ _ਪਰਮ _ਰੂਪੇ। _੭। _੫0।” 

ਜੋਗ _ਜੋਗੇਸ੍ੂਰੈ _ਪਰਮ _ ਸਿਧੇ। 

ਰਾਜ _ਰਾਜੇਸੂਰੇ ਪਰਮ _ ਬ੍ਰਿਧੇ। _੮। _੫੧। 
ਸਸਤ੍ਰ _ਪਾਣੇ। _ਨਮੋ _ ਅਸਤੁ _ ਮਾਣੇ। 

ਪਰਮ _ਗਿਆਤਾ। ਨਮੋ ਲੋਕ _ਮਾਤਾ। _੯। _੫੨। 
ਅਭੁਗਤੇ। 


ਨਮੋ _ਜੋਗ _ ਜੋਗੇਸੂਰੈ _ਪਰਮ _ਜੁਗਤੇ। _੧0। _੫੩। 

ਨਮੋ _ਨਿਤ _ਨਾਰਾਇਣੇ ਕੂਰ _ਕਰਮੇ। 

ਨਮੋ ਪ੍ਰੇਤ _ਅਪ੍ਰੇਤ _ਦੇਵੇ _ਸੁਧਰਮੇ। _੧੧। _੫੪। 

ਨਮੋ ਰੋਗ _ਹਰਤਾ। _ਨੋਮ _ਰਾਗ _ਰੂਪੇ। 

ਨਮੋ ਸਾਹ _ਸਾਹੈ। ਨਮੋ ਭੂਪ _ਭੂਪੇ। _੧੨। _੫੫। 

ਨਮੋ _ਦਾਨੇ _ਦਾਨੇ। _ਨਮੋ ਮਾਨ _ਮਾਨੇ। 

ਨਮੋ _ਰੋਗ _ਰੋਗੇ। _ ਨਮਸਤੰ _ ਸਨਾਨੇ। _੧੩। _ ੫੬। 
ਨਿਰਤੇ” ੨. ਨੇ ਕਲੰਕੀ” ੩. ਕੁਝ ਬੀੜਾਂ ਵਿਚ ਛੰਦ ਅੰਕ ੫0, ੫੩, ੫੮ ਅਤੇ ੬0 ਨੂੰ 
ਦੀ 


ਅਗਲੇ _ਛੰਦਾਂ _ਨਾਲ _ਮਿਲਾ ਦਿੱਤਾ _ਗਿਆ _ਹੈ। ਫਲਸਰੂਪ _ਇਥੇ _ਗਿਣਤੀ _ਵਿਚ 
ਹੈ 


ਸੁਤੰਤਰ 
ਚਾਰ 


ਜਾਪੁ ਸਾਹਿਬ ੫ 


(ਤੂੰ) ਅਸੀਮ (ਲਕੀਰ ਤੋਂ ਮੁਕਤ) ਹੈਂ, _ਲਾ-ਸ਼ਰੀਕ ਹੈਂ, _ਆਸਰਾ-ਰਹਿਤ ਹੈਂ, ਜਨਮ 
ਰਹਿਤ _(ਸਯੰਭਵ) ਹੈਂ।੩੯। (ਤੂੰ) ਪਹੁੰਚ ਤੋਂ ਪਰੇ ਹੈਂ, ਜਨਮ ਤੋਂ ਰਹਿਤ ਹੈਂ, ਪੰਜ ਭੌਤਿਕ 
ਹੋਂਦ ਤੋਂ ਪਰੇ ਹੈਂ, ਅਛੋਹ ਹੈਂ।੪0। (ਤੂੰ) ਅਦ੍ਰਿਸ਼ ਹੈਂ, ਸੋਗ-ਰਹਿਤ ਹੈਂ, ਕਰਮ-ਰਹਿਤ ਹੈ, 
ਭਰਮ-ਰਹਿਤ ਹੈਂ।੪੧। (ਤੂੰ) ਅਜਿਤ ਹੈਂ, ਨਿਡਰ ਹੈਂ, _ਅਚਲ _(ਵਾਹਨ _ਦੁਆਰਾ _ਚਲਾਏ 
ਨ ਜਾ ਸਕਣ ਵਾਲਾ) ਹੈਂ, ਅਥਾਹ (ਸਮੁੰਦਰ ਵਾਂਗ) ਹੈਂ।੪੨। (ਤੂੰ) ਅਮਿਤ ਹੈਂ, (ਸਭ ਦਾ) 
ਖਜ਼ਾਨਾ ਹੈਂ, ਅਨੇਕ ਰੂਪਾਂ __ਵਾਲਾ ਹੈਂ, ਪਰ __ਫਿਰ ਵੀ ਇਕ ਹੈਂ।੪੩। 
ਭੁਸ਼ੰਨਾ ਪੁਯਾਤ ਛੰਦ 

ਹੇ ਸਾਰਿਆਂ ਦੁਆਰਾ ਮੰਨੇ _ਜਾਣ ਵਾਲੇ _ਅਤੇ ਸਾਰੀਆਂ _ਨਿਧੀਆਂ ਦੇ ਭੰਡਾਰ! (ਤੈਨੂੰ) 
ਨਮਸਕਾਰ ਹੈ; ਹੇ ਦੇਵਤਿਆਂ ਦੇ ਦੇਵਤੇ ਅਤੇ ਭੇਖ ਤੇ ਭੇਦ ਤੋਂ ਰਹਿਤ! (ਤੈਨੂੰ) ਨਮਸਕਾਰ 
ਹੈ।੪੪। ਹੇ ਕਾਲ ਦੇ ਕਾਲ! (ਤੈਨੂੰ) ਨਮਸਕਾਰ ਹੈ, ਹੇ ਸਭ ਦੇ ਪਾਲਕ! (ਤੈਨੂੰ) ਨਮਸਕਾਰ 
ਹੈ; ਹੇ ਸਭ ਥਾਂ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ, ਹੇ ਸਾਰਿਆਂ ਭੁਵਨਾਂ (ਲੋਕਾਂ) 
ਵਿਚ _ਰਹਿਣ ਵਾਲੇ! (ਤੈਨੂੰ) _ਨਮਸਕਾਰ _ਹੈ।੪੫। 

ਹੇ ਦੇਹ (ਅੰਗ) ਰਹਿਤ, ਸੁਆਮੀ (ਨਾਥ) ਰਹਿਤ, _ਸੰਗ-ਸਾਥ _ਰਹਿਤ, (ਸਭ ਦਾ) 
ਨਾਸ਼ _ਕਰਨ _ਵਾਲੇ ਅਤੇ _ਸੂਰਜਾਂ ਦੇ ਸੂਰਜ, _ਮਾਣਾਂ _ਦੇ _ਮਾਣ! (ਤੈਨੂੰ) ਨਮਸਕਾਰ _ਹੈ।੪੬। 
ਹੇ ਚੰਦੂਮਿਆਂ ਦੇ ਚੰਦਰਮਾ! ਹੇ ਸੂਰਜਾਂ ਦੇ ਸੂਰਜ! ਹੇ ਗੀਤਾਂ ਦੇ ਗੀਤ! ਹੇ _ਤਾਨਾਂ ਦੇ ਤਾਨ! 
(ਤੈਨੂੰ) ਨਮਸਕਾਰ _ਹੈ।੪੭। ਹੇ ਨਾਚਾਂ ਦੇ ਨਾਚ! (ਤੈਨੂੰ) ਨਮਸਕਾਰ ਹੈ, ਹੇ _ਨਾਦਾਂ ਦੇ ਨਾਦ 
(ਧੂਨੀ)! (ਤੈਨੂੰ) ਨਮਸਕਾਰ ਹੈ, ਹੇ ਹੱਥਾਂ ਦੇ ਹੱਥ! (ਤੈਨੂੰ) ਨਮਸਕਾਰ ਹੈ, ਹੇ _ਵਾਜਿਆਂ ਦੇ 


ਵਾਜੇ! (ਤੈਨੂੰ) ਨਮਸਕਾਰ _ਹੈ।੪੮। ਹੇ _ਅੰਗ-ਰਹਿਤ, _ਨਾਮ-ਰਹਿਤ, _ਸਭ _ਦੇ ਸਰੂਪ, 
ਦੁਖਦਾਇਕਾਂ ਨੂੰ ਨਸ਼ਟ ਕਰਨ _ਵਾਲੇ ਅਤੇ _ਸਾਰੀ _ਸਾਮਗ੍ਰੀ _ਦੇ _ਭੰਡਾਰ! _(ਤੈਨੂੰ) ਨਮਸਕਾਰ 
ਹੈ।੪੯। ਹੇ _ਕਲੰਕ-ਰਹਿਤ, _ਨਿਸ਼ਕਲੰਕ _ਸਰੂਪ _ਵਾਲੇ, ਰਾਜਿਆਂ _ਦੇ ਰਾਜੇ _ਅਤੇ ਮਹਾਨ 


ਰੂਪ _ਵਾਲੇ! _ (ਤੈਨੂੰ) _ਨਮਸਕਾਰ _ਹੈ।੫0। 

ਹੇ ਜੋਗੀਆਂ ਦੇ ਜੋਗੀ, _ਸ੍ਰੇਸ਼ਠ _ਸਿੱਧ ਸਰੂਪ! 
ਦੇ ਰਾਜੇ, _ਮਹਾਨ _ਵਡਿਆਈ _ਵਾਲੇ! (ਤੈਨੂੰ) _ਨਮਸਕਾਰ _ਹੈ।੫੧। ਹੇ ਹੱਥ _ਵਿਚ ਸ਼ਸਤ੍ਰ 
ਧਾਰਨ _ਕਰਨ ਵਾਲੇ! (ਤੈਨੂੰ) ਨਮਸਕਾਰ __ ਹੈ; ਹੇ ਅਸਤ _ਵਰਤਣ ਵਾਲੇ! (ਤੈਨੂੰ) ਨਮਸਕਾਰ 
ਹੈ; ਹੇ ਸਭ ਕੁਝ _ਜਾਣਨ ਵਾਲੇ _(ਸਰਵੱਗ)! (ਤੈਨੂੰ) ਨਮਸਕਾਰ ਹੈ; ਹੇ ਜਗਤ _ਦੇ ਮਾਤਾ 
ਸਰੂਪ! (ਤੈਨੂੰ) ਨਮਸਕਾਰ _ਹੈ।੫੨। ਹੇ ਭੇਖਾਂ ਤੋਂ _ਰਹਿਤ, ਭਰਮਾਂ ਤੋਂ ਰਹਿਤ, _ਭੋਗਾਂ_ ਤੋਂ 
ਰਹਿਤ ਅਤੇ ਨ ਭੋਗੇ ਜਾ ਸਕਣ ਵਾਲੇ! ਹੇ ਜੋਗਾਂ ਦੇ ਵੀ ਜੋਗ ਅਤੇ ਸ੍ੇਸ਼ਠ ਜੁਗਤ ਵਾਲੇ! 
(ਤੈਨੂੰ) _ਨਮਸਕਾਰ _ਹੈ।੫੩। _ਹੇ ਸਾਰਿਆਂ ਜੀਵਾਂ _ਦਾ _ ਕਲਿਆਣ _ਕਰਨ _ਵਾਲੇ _ ਅਤੇ 
ਭਿਆਨਕ _ ਕਰਮ _ ਕਰਨ _ਵਾਲੇ, _ਪ੍ਰੇਤ-ਅਪ੍ਰੇਤ ਦਾ _ ਧਰਮ _ ਅਨੁਸਾਰ ਪਾਲਣ _ ਕਰਨ _ਵਾਲੇ 
ਦੇਵ ਸਰੂਪ! (ਤੈਨੂੰ) ਨਮਸਕਾਰ _ਹੈ।੫੪। ਹੇ _ਰੋਗ-ਨਾਸ਼ਕ! (ਤੈਨੂੰ) ਨਮਸਕਾਰ _ਹੈ; ਹੇ ਪ੍ਰੇਮ- 
ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸ਼ਾਹਾਂ ਦੇ ਸ਼ਾਹ! (ਤੈਨੂੰ) ਨਮਸਕਾਰ ਹੈ; ਹੇ ਰਾਜਿਆਂ 
ਦੇ ਰਾਜੇ! _ (ਤੈਨੂੰ) _ਨਮਸਕਾਰ _ਹੈ।੫੫। 

ਹੇ ਦਾਨੀਆਂ ਦੇ ਵੀ ਦਾਨੀ! (ਤੈਨੂੰ) ਨਮਸਕਾਰ ਹੈ; ਹੇ _ਮਾਣਾਂ ਦੇ ਮਾਣ! (ਤੈਨੂੰ) 
ਨਮਸਕਾਰ ਹੈ; ਹੇ ਰੋਗਾਂ ਦੇ ਰੋਗ (ਰੋਗ-ਨਾਸ਼ਕ)! (ਤੈਨੂੰ) ਨਮਸਕਾਰ ਹੈ; ਹੇ ਇਸ਼ਨਾਨ ਸਰੂਪ! 
ਤੈਨੂੰ ਨਮਸਕਾਰ _ ਹੈ।੫੬। 


(ਤੈਨੂੰ) ਨਮਸਕਾਰ _ਹੈ; ਹੇ ਰਾਜਿਆਂ 


ਸੀ _ਦਸਮ-ਗ੍ਰੰਥ _ਸਾਹਿਬ 


ਨਮੋ ਮੌਤ _ਮੌਤੂੰ। ਨਮੋ ਜੰਤੂ _ ਜੰਤ੍ੰ। 
ਨਮੋ _ਇਸਟੇ _ਇਸਟੇ। ਨਮੋ ਤਤੁ _ਤੰਤੂੰ। _੧੪। _੫੭। 


ਸਦਾ 


ਸਚਿਦਾਨੰਦ _ਸਰਬੰ _ ਪ੍ਰਣਾਸੀ। 


ਅਨੂਪੇ _ਅਰੂਪੇ _ ਸਮਸਤੁਲ _ਨਿਵਾਸੀ। _੧੫। _੫੮। 


ਸਦਾ 
ਅਧੋ 
ਪਰੇ 

ਸਦਾ 


ਸਿਧਿਦਾ _ ਬੁਧਿਦਾ _ਬ੍ਰਿਧਿ _ਕਰਤਾ। 

ਉਰਧ _ ਅਰਧੰ _ ਅਘੰ _ਓਘ _ ਹਰਤਾ।੧੬।੫੯। 
ਪਰਮ _ ਪਰਮੇਸੂਰੇ _ ਪ੍ਰੋਛਪਾਲੰ। 

ਸਰਬਦਾ ਸਿਧਿ ਦਾਤਾ _ਦਿਆਲੰ।੧੭।੬0। 


ਅਛੇਦੀ _ਅਭੇਦੀ _ਅਨਾਮੰ _ ਅਕਾਮੰ। 
ਸਮਸਤੋਂ _ਪਰਾਜੀ _ਸਮਸਤਸਤੁ _ਧਾਮੰ।੧੮।੬੧। 


ਜਲੇ 


% ਤੇ 


ਤੌਰਾ _ਲੌਰ/ ਭਾਗਾ ਛੰਦ 
ਹੈਂ। ਥਲੇ ਹੈਂ! _ਅਭੀਤ ਹੈਂ। _ਅਭੇ ਹੈਂ! _੧। 
ਹੈਂ। ਅਜੂ ਹੈਂ। ਅਦੇਸ ਹੈਂ। ਅਭੇਸ ਹੈਂ। _੨। 


ਭੁਲ਼ੰਗਾ _ਪੁਯਾਤ _ਛੰਦ/ _ਤੂਪੂਸ/ਇ 


ਅਗਾਧੇ _ਅਬਾਧੇ। _ਅਨੰਦੀ _ਸਰੂਪੇ। 


ਨਮੋ 


ਸਰਬ _ ਮਾਨੇ। _ਸਮਸਤੀ _ਨਿਧਾਨੇ। _੧। _੬੪। 
ਨਿਰਿਨਾਥੇ। _ਨਮਸਤ੍ਰੰ _ ਪ੍ਰਮਾਥੇ। 


ਨਮਸਤੇ 
ਨਮਸਤ੍ਹ _ਅਗੰਜੇ। _ਨਮਸਤ੍ਰੰ _ਅਭੰਜੇ। _੨। _ ੬੫। 
ਵ 


੧. ਕਈ ਬੀੜਾਂ 


ਹੈਂ | 2, 2, 2, 2, 2, $, 


ਅਕਾਲੇ। _ਨਮਸਤ੍ਰੋ _ ਅਪਾਲੇ। 
ਸਰਬ _ਦੇਸੇ। ਨਮੋ _ਸਰਬ _ਭੇਸੇ। _੩। ੬੬। 
ਰਾਜ _ਰਾਜੇ। ਨਮੋ ਸਾਜ _ਸਾਜੇ। 
ਸਾਹ _ਸਾਹੇ। _ਨਮੋ ਮਾਹ _ਮਾਹੇ। ੪। _੬੭। 
ਗੀਤ _ਗੀਤੇ। ਨਮੋ ਪ੍ਰੀਤਿ _ਪ੍ਰੀਤੇ। 
ਰੋਖ ਰੋਖੇ। ਨਮੋ ਸੋਖ ਸੋਖੇ। ੫। ੬੮। 


ਸਰਬ _ਰੋਗੇ। ਨਮੋ _ਸਰਬ ਭੋਗੇ 

ਸਰਬ _ ਜੀਤੰ। ਨਮੋ _ਸਰਬ _ਭੀਤੰ। ੬। ੬੯। 
ਸਰਬ _ਗਿਆਨੰ। _ਨਮੋ _ ਪਰਮ _ਤਾਨੰ। 

ਸਰਬ _ਮੌਤੂੰ। ਨਮੋ _ਸਰਬ _ਜੰਤੂੰ। _੭। _੭0। 
ਸਰਬ _ਦ੍ਰਿਸੰ। ਨਮੋ _ਸਰਬ _ਕ੍ਰਿਸੰ। 

ਸਰਬ _ਰੈਗੇ। _ਤ੍ਰਿਭੰਗੀ _ਅਨੰਗੇ। _੮। _੭੧। 


੬੨। 
੬੩। 


ਜਾਪੁ _ਸਾਹਿਬ ੬ 


ਹੇ ਮੰਤ੍ਰਾਂ ਦੇ ਮੰਤੂ! (ਤੈਨੂੰ) ਨਮਸਕਾਰ ਹੈ; ਹੇ ਯੰਤ੍ਰਾਂ ਦੇ ਯੰਤਰ! (ਤੈਨੂੰ) ਨਮਸਕਾਰ 
ਹੈ; ਹੇ ਇਸ਼ਟਾਂ ਦੇ ਇਸ਼ਟ! (ਤੈਨੂੰ) ਨਮਸਕਾਰ ਹੈ; ਹੇ ਤੰਤ੍ਰਾਂ ਦੇ ਤੰਤਰ! (ਤੈਨੂੰ) ਨਮਸਕਾਰ 
ਹੈ।੫੭। ਹੇ ਸਦਾ ਸੌਤ, ਚਿਤ, ਆਨੰਦ ਸਰੂਪ ਅਤੇ ਸਭ _ਦਾ ਨਾਸ਼ ਕਰਨ ਵਾਲੇ! ਹੇ ਉਪਮਾ- 
ਰਹਿਤ, _ਰੂਪ-ਰਹਿਤ _ ਅਤੇ _ਸਭ _ਵਿਚ _ਨਿਵਾਸ _ਕਰ _ਰਹੇ! (ਤੈਨੂੰ ਨਮਸਕਾਰ _ਹੈ)।੫੮। 


ਹੇ _ਸਦਾ ਸਿੱਧੀ ਦੇਣ ਵਾਲੇ, ਬੁੱਧੀ _ਦੇਣ ਵਾਲੇ _ਅਤੇ ਵਾਧਾ _ਕਰਨ ਵਾਲੇ, _ਸਾਰੇ 
('ਓਘ”) ਉਤਮ, _ਮਧਮ _ਅਤੇ _ਅਧਮ _ਪਾਪਾਂ _('ਅਘੰ”) ਨੂੰ ਨਸ਼ਟ _ਕਰਨ ਵਾਲੇ! (ਤੈਨੂੰ) 
ਨਮਸਕਾਰ _ਹੈ।੫੯। ਹੇ ਪਰਮ _ਸ੍ਰੇਸ਼ਠ _ਪਰਮੇਸ਼ਵਰ! _(ਤੂੰ ਸਭ _ਦੀ) _ਪਰੋਖ _(ਅਦ੍ਰਿਸ਼) ਰੂਪ 
ਵਿਚ ਪਾਲਣਾ ਕਰਨ _ਵਾਲਾ ਹੈਂ; ਹੇ ਦਿਆਲੂ! (ਤੂੰ) ਸਦਾ ਸਾਰਿਆਂ ਸਮਿਆਂ ਵਿਚ ਸਿੱਧੀਆਂ 
ਪ੍ਰਦਾਨ ਕਰਨ _ਵਾਲਾ ਹੈਂ1੬0। (ਹੇ ਪ੍ਰਭੂ!) ਨ (ਤੂੰ) ਕਟਿਆ ਜਾ ਸਕਦਾ ਹੈਂ, ਨ ਤੋੜਿਆ 
ਜਾ _ਸਕਦਾ ਹੈਂ, ਤੂੰ ਨਾਮ ਅਤੇ ਕਾਮਨਾ ਤੋਂ ਰਹਿਤ ਹੈਂ; (ਤੂੰ) ਸਾਰੀ ਦੁਨੀਆ ਪੈਦਾ ਕੀਤੀ 
ਹੈ ਅਤੇ ਸਾਰੀ ਦਾ ਹੀ (ਤੂੰ) ਆਸਰਾ ਹੈਂ1੬੧। 
ਤੌਰਾ _ਠਲ/ _ਜਾਲ਼ਗੀੰ ਛੰਦ 

(ਹੇ ਪ੍ਰਭੂ! ਤੂੰ) ਜਲ ਵਿਚ ਹੈਂ, ਥਲ ਵਿਚ ਹੈਂ, ਅਭੈ ਹੈਂ; (ਤੇਰੇ) ਭੇਦ ਨੂੰ ਨਹੀਂ ਪਾਇਆ 
ਜਾ _ਸਕਦਾ।੬੨। (ਤੂੰ ਸਭ ਦਾ) ਸੁਆਮੀ ਹੈਂ, ਜਨਮ ਤੋਂ ਬਿਨਾ ਹੈਂ, ਦੇਸ ਤੋਂ ਬਿਨਾ ਹੈਂ, 
ਭੇਸ ਤੋਂ ਬਿਨਾ ਹੈਂ।੬੩। 
ਭੁਲੰਗਾ ਪੁਯਾਤ _ਛੰਦ/ _ਤੌਲੀ _/ਕੈਆਾ ਨਾਲ 

ਹੇ _ਅਗਾਧ _ (ਅਥਾਹ), ਹੇ _ਅਬਾਧ _ (ਅਸੀਮ)! _ਹੇ _ ਆਨੰਦ-ਸਰੂਪ! ਹੇ ਸਾਰਿਆਂ 
ਦੁਆਰਾ ਮੰਨੇ _ਜਾਣ _ਵਾਲੇ ਅਤੇ _ਸਾਰਿਆਂ (ਗੁਣਾਂ ਅਥਵਾ ਪਦਾਰਥਾਂ) _ਦੇ ਖ਼ਜ਼ਾਨੇ! (ਤੈਨੂੰ) 
ਨਮਸਕਾਰ _ਹੈ।੬੪। ਹੇ ਸੁਆਮੀ-ਰਹਿਤ! ਤੈਨੂੰ ਨਮਸਕਾਰ ਹੈ; ਹੇ (ਸਾਰਿਆਂ ਦੇ) ਸੰਘਾਰਕ! 
ਤੈਨੂੰ ਨਮਸਕਾਰ ਹੈ; ਹੇ ਨ ਨਸ਼ਟ ਕੀਤੇ ਜਾ ਸਕਣ ਵਾਲੇ! ਤੈਨੂੰ ਨਮਸਕਾਰ _ ਹੈ; ਹੇ ਨ 
ਭੰਨੇ ਜਾ _ਸਕਣ _ਵਾਲੇ! ਤੈਨੂੰ ਨਮਸਕਾਰ _ਹੈ।੬੫। ਹੇ _ਕਾਲ-ਰਹਿਤ! ਤੈਨੂੰ _ਨਮਸਕਾਰ ਹੈ; 
ਹੇ ਪਾਲਕ-ਰਹਿਤ! ਤੈਨੂੰ ਨਮਸਕਾਰ ਹੈ; ਹੇ ਸਾਰੇ ਦੇਸ਼ਾਂ ਵਾਲੇ! (ਤੈਨੂੰ) ਨਮਸਕਾਰ ਹੈ; ਹੇ 
ਸਾਰੇ _ਭੇਸਾਂ ਵਾਲੇ! (ਤੈਨੂੰ) ਨਮਸਕਾਰ ਹੈ।੬੬। ਹੇ ਰਾਜਿਆਂ ਦੇ ਵੀ ਰਾਜੇ! (ਤੈਨੂੰ) ਨਮਸਕਾਰ 
ਹੈ; ਹੇ ਸਿਰਜਨਹਾਰਾਂ ਦੇ ਵੀ ਸਿਰਜਨਹਾਰ! (ਤੈਨੂੰ) ਨਮਸਕਾਰ ਹੈ; ਹੇ ਸ਼ਾਹਾਂ ਦੇ ਵੀ ਸ਼ਾਹ! 
(ਤੈਨੂੰ) ਨਮਸਕਾਰ ਹੈ; ਹੇ _ਚੰਦੂਮਿਆਂ ਦੇ _ਚੰਦੂਮਾ _('ਮਾਹ”)! (ਤੈਨੂੰ) ਨਮਸਕਾਰ _ਹੈ__।੬੭। 
ਹੇ ਗੀਤਾਂ ਦੇ ਗੀਤ! (ਤੈਨੂੰ) ਨਮਸਕਾਰ ਹੈ; ਹੇ ਪੇੇਮਾਂ ਦੇ ਪ੍ਰੇਮ _(ਪ੍ਰੀਤਵਾਨਾਂ ਦੇ ਪ੍ਰੀਤਵਾਨ)! 
(ਤੈਨੂੰ) ਨਮਸਕਾਰ ਹੈ; ਹੇ ਰੋਹਾਂ ਦੇ ਰੋਹ (ਰੋਸ)! (ਤੈਨੂੰ) ਨਮਸਕਾਰ ਹੈ; ਹੇ ਸ਼ੋਖਾਂ ਦੇ ਸ਼ੋਖ! 
(ਤੈਨੂੰ) ਨਮਸਕਾਰ _ਹੈ।੬੮। 

ਹੇ ਸਰਬ _ਰੋਗ-ਸਰੂਪ! _ (ਤੈਨੂੰ) _ਨਮਸਕਾਰ _ਹੈ; ਹੇ __ ਸਰਬ _ਭੋਗ-ਰੂਪ! _ (ਤੈਨੂੰ) 
ਨਮਸਕਾਰ ਹੈ; ਹੇ ਸਭ _ਦੇ ਵਿਜੇਤਾ! (ਤੈਨੂੰ) ਨਮਸਕਾਰ ਹੈ; ਹੇ ਸਭ ਨੂੰ ਭੈ ਦੇਣ ਵਾਲੇ! 
(ਤੈਨੂੰ) ਨਮਸਕਾਰ _ਹੈ।੬੯। _ਹੇ ਸਰਬ _ਗਿਆਨ-ਸਰੂਪ! _ (ਤੈਨੂੰ) ਨਮਸਕਾਰ _ਹੈ; ਹੇ ਪਰਮ 
ਤ੍ਰਾਣ-ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸਰਬ ਮੰਤੁ-ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸਰਬ 
ਯੰਤੁ-ਸਰੂਪ; _(ਤੈਨੂੰ) ਨਮਸਕਾਰ _ਹੈ।੭0। _ਹੇ ਸਭ ਨੂੰ ਵੇਖਣ ਵਾਲੇ! (ਤੈਨੂੰ) ਨਮਸਕਾਰ ਹੈ; 
ਹੇ ਸਭ ਨੂੰ ਆਕਰਸ਼ਿਤ _ਕਰਨ _ਵਾਲੇ! (ਤੈਨੂੰ) ਨਮਸਕਾਰ ਹੈ; ਹੇ ਸਰਬ _ਰੰਗ _(ਆਨੰਦ) 
ਸਰੂਪ! (ਤੈਨੂੰ) ਨਮਸਕਾਰ ਹੈ; ਹੇ ਤਿੰਨ ਲੋਕਾਂ ਦੇ _ਸੰਘਾਰਕ _ਅਤੇ _ਨਿਰਾਕਾਰ ਰੂਪ _ਵਾਲੇ! 
(ਤੈਨੂੰ ਨਮਸਕਾਰ _ ਹੈ)।੭੧। 


ਸੀ _ਦਸਮ-ਗ੍ਰੰਥ _ਸਾਹਿਬ 


ਨਮੋ ਜੀਵ _ਜੀਵੰ। ਨਮੋ ਬੀਜ _ਬੀਜੇ। 

ਅਖਿਜੇ _ਅਭਿਜੇ। _ਸਮਸਤੰ ਪ੍ਰਸਿਜੇ। ੯। _੭੨। 
ਕ੍ਰਿਪਾਲੰ _ਸਰੂਪੇ। _ਕੁਕਰਮੰ _ਪ੍ਰਣਾਸੀ। 

ਸਦਾ _ਸਰਬਦਾ _ਰਿਧਿ _ਸਿਧੰ _ਨਿਵਾਸੀ। _੧)। _੭੩। 


ਚਰਘਟ _ਛੰਟ/ ਤੂਪੁਸ਼/ਟ 
ਅੰਮ੍ਰਿਤ ਕਰਮੇ। _ਅੰਬ੍ਰਿਤ _ਧਰਮੇ। ਅਖਿਲ _ਜੋਗੇ। _ਅਚਲ _ਭੋਗੇ। _੧। ੭੪। 
ਅਚਲ _ਰਾਜੇ। ਅਟਲ _ਸਾਜੇ। _ਅਖਲ” _ਧਰਮੌ। ਅਲਖ _ਕਰਮੌ। ੨। ੭੫। 
ਸਰਬੰ_ਦਾਤਾ। _ਸਰਬੰ _ਗਿਆਤਾ। _ਸਰਬੰ _ਭਾਨੇ। _ਸਰਬੰ _ਮਾਨੇ। _੩। _੭੬। 
ਸਰਬੰ _ਪ੍ਰਾਣੰ। ਸਰਬੰ ਤ੍ਰਾਣੰ। ਸਰਬੰ _ਭੁਗਤਾ। _ਸਰਬੰ _ਜੁਗਤਾ। ੪। ੭੭। 
ਸਰਬੰ _ਦੇਵੰ। ਸਰਬੰ _ਭੇਵੰ। ਸਰਬੰ _ਕਾਲੇ। _ਸਰਬੰ _ਪਾਲੇ। ੫। ੭੮। 


ਰੁਆਲ਼ _ਛੱਟ/ ਤੂਪੂਸ਼ਮਦ 
ਆਦਿ ਰੂਪ _ਅਨਾਦਿ _ਮੂਰਤਿ _ਅਜੋਨਿ ਪੁਰਖ _ਅਪਾਰ। 
ਸਰਬ ਮਾਨ ਤ੍ਰਿਮਾਨ ਦੇਵ _ਅਭੇਵ ਆਦਿ _ਉਦਾਰ। 
ਸਰਬ _ਪਾਲਕ _ਸਰਬ _ਘਾਲਕ _ਸਰਬ _ਕੋ_ਪੁਨਿ _ਕਾਲ। 
ਜਤੁ _ਤਤ੍ਰ _ਬਿਰਾਜਹੀ _ਅਵਧੂਤ ਰੂਪ _ਰਿਸਾਲ। _੧। _੭੯। 
ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ। 
ਆਦਿ ਪੁਰਖ _ਉਦਾਰ ਮੂਰਤਿ _ਅਜੋਨਿ ਆਦਿ ਅਸੇਖ। 
ਦੇਸ ਅਉਰ ਨ ਭੇਸ ਜਾਕਰ ਰੂਪ ਰੇਖ ਨ ਰਾਗ। 
ਜੜ੍ਹ _ਤਤ੍ਰ _ਦਿਸਾ ਵਿਸਾ ਹੁਇ ਫੈਲਿਓ ਅਨੁਰਾਗ। _੨। ੮0। 


ਚਕ੍ਰ ਬਕ ਫਿਰੈ ਚੜ੍ਹ ਚਕਿ ਮਾਨ ਹੀ ਪੁਰ ਤੀਨ। ੪। ੮੨। 


ਲੋਕ ਚਉਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪੁ 
ਆਦਿ ਦੇਵ _ਅਨਾਦਿ ਮੂਰਤਿ _ਥਾਪਿਓ ਸਬੈ ਜਿਹ ਥਾਪੁ। 
ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖੁ _ਅਪਾਰ। 
ਸਰਬ _ਬਿਸੂ ਰਚਿਓ ਸੁਯੰਭਵ ਗੜਨ ਭੰਜਨ _ਹਾਰ। ੫। ੮੩॥। 


੧. 


“ਅਖਿਲ” ੨. ਚਤੁਰ” 


ਜਾਪੁ _ਸਾਹਿਬ 9 


ਹੇ ਜੀਵਾਂ ਦੇ ਜੀਵ! (ਤੈਨੂੰ) ਨਮਸਕਾਰ ਹੈ; ਹੇ ਬੀਜਾਂ ਦੇ _ਬੀਜ _(ਕਾਰਨ ਸਰੂਪ)! 
(ਤੈਨੂੰ) ਨਮਸਕਾਰ ਹੈ; ਹੇ ਨ _ਖਿਝਣ ਵਾਲੇ, ਨ _ਭਿਜਣ ਵਾਲੇ (ਘੁਲ _ਮਿਲ ਜਾਣ ਵਾਲੇ) 
ਅਤੇ ਸਾਰਿਆਂ ਉਤੇ ਪ੍ਰਸੰਨ ਹੋਣ ਵਾਲੇ! (ਤੈਨੂੰ ਨਮਸਕਾਰ _ਹੈ)।੭੨। ਹੇ ਕ੍ਰਿਪਾਲੂ _ਸਰੂਪ 
ਵਾਲੇ, ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲੇ ਅਤੇ ਸਦਾ ਸਭ ਥਾਂ _ਰਿੱਧੀਆਂ ਸਿੱਧੀਆਂ ਦੇ ਮੂਲ- 
ਸਥਾਨ! (ਤੈਨੂੰ ਨਮਸਕਾਰ _ਹੈ)।੭੩। 


ਚਰਘਪਟ ਛੰਦ/ ਤੇਗੀੰ /ਨਪਾ ਨਲ 

(ਹੇ ਪ੍ਰਭੂ! ਤੂੰ) ਅਮਰ _ਕਰਮ _ਵਾਲਾ, ਅਖੰਡ _('ਅੰਬ੍ਰਿਤ') ਧਰਮ _ਵਾਲਾ, _ਸਭ _ਨਾਲ 
ਯੁਕਤ (ਜੁੜਿਆ ਹੋਇਆ) _ਅਤੇ _ਅਚਲ _ਭੋਗ _ਸਾਮਗ੍ਰੀ ਵਾਲਾ ਹੈੱਂ।੭੪। (ਹੇ ਪ੍ਰਭੂ! ਤੂੰ) 
ਅਚਲ _ਰਾਜ _ਵਾਲਾ, ਅਟਲ ਸਾਜ _(ਸਿਰਜਨਾ) ਵਾਲਾ, ਸਾਰੇ ਧਰਮਾਂ ਵਾਲਾ ਅਤੇ __ਅਦ੍ਰਿਸ਼ 
ਕਰਮਾਂ ਵਾਲਾ ਹੈਂ੭੫। (ਹੇ ਪ੍ਰਭੂ! ਤੂੰ) ਸਭ ਨੂੰ ਦੇਣ ਵਾਲਾ, ਸਭ ਨੂੰ ਜਾਣਨ ਵਾਲਾ, ਸਭ ਨੂੰ 
ਪ੍ਰਕਾਸ਼ਮਾਨ _('ਭਾਨੇ') ਕਰਨ ਵਾਲਾ _ਅਤੇ _ਸਭ ਦੁਆਰਾ ਮੰਨੇ _ਜਾਣ ਵਾਲਾ _(ਪੂਜਣਯੋਗ) 
ਹੈਂ।੭੬। (ਹੇ ਪ੍ਰਭੂ! ਤੂੰ) ਸਭ ਦਾ ਪ੍ਰਾਣ ਹੈਂ, ਸਭ ਦਾ ਤ੍ਰਾਣ (ਬਲ) ਹੈਂ, ਸਭ ਨੂੰ ਭੋਗਣ ਵਾਲਾ 
ਹੈਂ ਅਤੇ ਸਭ ਨਾਲ ਜੁੜਿਆ ਹੋਇਆ ਹੈਂ।੭੭। (ਹੇ ਪ੍ਰਭੂ! ਤੂੰ) ਸਭ ਦਾ ਦੇਵ (ਇਸ਼ਟ) ਹੈ, 
ਸਭ ਦੇ ਭੇਦ ਨੂੰ ਜਾਣਨ ਵਾਲਾ ਹੈਂ, ਸਭ ਦਾ ਕਾਲ ਹੈਂ ਅਤੇ ਸਭ ਦਾ ਪਾਲਕ ਹੈਂ।੭੮। 


ਰਆਲ਼ ਛੰਟ/ ਤੰਗੀ ਸਰੋਆ ਨਾਲ਼ 

(ਹੇ ਪ੍ਰਭੂ! ਤੂੰ ਸਭ ਦਾ) ਆਦਿ-ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, _ਅਯੋਨਿਜ 
ਅਤੇ ਅਪਰ _ਅਪਾਰ ਪੁਰਖ ਹੈ; ਸਭ _ਦਾ ਮਾਣ, ਤਿੰਨ ਦੇਵਤਿਆਂ ਦੁਆਰਾ ਮੰੌਨਣਯੋਗ, 
ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ; ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ 
ਦਾ _ਕਾਲ-ਰੂਪ ਹੈਂ; ਜਿਥੇ ਕਿਥੇ _ਨਿਰਲਿਪਤ ('ਅਵਧੂਤ ਰੂਪ”) ਹੋਣ ਤੇ ਵੀ _ਪਸੀਜਣ ਵਾਲਾ 
ਹੋ ਕੇ ਬਿਰਾਜ ਰਿਹਾ ਹੈਂ।੭੯। ਜਿਸ _ਦਾ ਨਾਮ, ਧਾਮ, ਜਾਤਿ, ਰੂਪ, ਰੰਗ ਅਤੇ ਰੇਖ ਨਹੀਂ 
ਹੈ; ਜੋ ਆਦਿ ਪੁਰਖ, ਉਦਾਰ ਸਰੂਪ ਵਾਲਾ, _ਅਜੋਨੀ ਅਤੇ ਮੁੱਢ ਤੋ ਹੀ ਅਸ਼ੇਸ਼-ਰੂਪ 
(ਪਰਿਪੂਰਣ) ਹੈ; ਜਿਸ ਦਾ ਦੇਸ, ਭੇਸ, ਰੂਪ, ਰੇਖ ਅਤੇ ਰਾਗ (ਮੋਹ) ਨਹੀਂ ਹੈ; ਜਿਥੇ ਕਿਥੇ 
ਦਿਸ਼ਾ-ਵਿਦਿਸ਼ਾ (ਚੌਹਾਂ ਪਾਸੇ) ਵਿਚ ਪ੍ਰੇਮ ਰੂਪ ਹੋ _ ਕੇ ਪਸਰਿਆ ਹੋਇਆ ਹੈ।੮0। 

ਜੋ ਨਾਮ, ਕਾਮਨਾ ਤੋ ਬਿਨਾ ਦਿਸਦਾ ਹੈ, ਜਿਸ ਦਾ ਕੋਈ ਘਰ-ਘਾਟ ਨਹੀਂ _ਹੈ; ਜੋ 
ਮਾਣ ਅਤੇ _ਸਭ ਦੁਆਰਾ ਮਾਣਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ (ਅਸੀਂ) 
; ਉਹ ਇਕ ਰੂਪ ਵਾਲਾ, ਪਰ __ ਅਨੇਕ ਰੂਪਾਂ ਵਿਚ ਦਿਸਣ ਵਾਲਾ ਅਤੇ ਅਨੇਕ 
ਰੂਪਾਂ ਨੂੰ ਕਰਨ ਵਾਲਾ ਹੈ; ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ 
ਇਕ ਹੋਂ ਜਾਂਦਾ ਹੈ।੮੧। (ਜਿਸ ਦਾ) ਭੇਦ ਦੇਵਤੇ, ਵੇਦ ਅਤੇ ਕਤੇਬ (ਸਾਮੀ ਧਰਮ 
ਪੁਸਤਕਾਂ) ਨਹੀਂ ਜਾਣਦੇ; (ਜਿਸ ਦਾ) ਰੂਪ, ਰੰਗ, _ਜਾਤਿ-ਪਾਤਿ ਪਤਾ ਨਹੀਂ _ਕਿਹੋਂ ਜਿਹਾ ਹੈ; 
ਜਿਸ __ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ 
ਹੈ; ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ ('ਬਕ੍ਰ”) ਚੱਕਰ ਚੌਹਾਂ ਚੱਕਾਂ ਵਿਚ 
ਭੌਂਦਾ ਫਿਰਦਾ ਹੈ ਅਤੇ (ਜਿਸ __ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ।੮੨। 

ਜਿਸ ਦਾ ਜਾਪ ਚੌਦਾਂ ਲੋਕਾਂ ਦੇ ਸਾਰੇ ਜਗਤ ਵਿਚ ਹੋ ਰਿਹਾ ਹੈ; ਜੋ ਆਦਿ ਦੇਵ, 
ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ _ਅਤੇ ਜਿਸ __ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ 
ਸਥਾਪਿਤ ਕੀਤਾ ਹੋਇਆ ਹੈ; ਜੋ ਪਰਮ _ਸ੍ਰੇਸ਼ਠ ਰੂਪ ਵਾਲਾ, ਪਵਿਤਰ _ਸਰੂਪ _ਵਾਲਾ _ਅਤੇ 
ਪੂਰਨ ਤੇ ਅਪਾਰ ਪੁਰਖ ਹੈ; ਜਿਸ ਆਪਣੇ ਆਪ ਹੋਣ ਵਾਲੇ (ਸ੍ੂਯੰਭੂ) ਨੇ _ਸਾਰੇ ਜਗਤ ਨੂੰ 
ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ _ਢਾਹਣ ਵਾਲਾ _ਹੈ।੮੩। 


ਪਰਮ 
ਕੋਟਿ 


ਭੰਜਨ ਮੁਕਤ _ਦਾਇਕ _ਕਾਮ। _੬। 


੮੪। 


ਲਾਇਕ ਸਰਬ _ਘਾਇਕ ਸਰਬ ਕੋ _ ਪੁਤਿਪਾਰ। _੭। _੮੫। 


ਗੌਤਾ _ਸਰਬ _ਹੰਤਾ _ਸਰਬ _ਤੇ _ ਅਨਭੇਖ। 
ਸਾਸਤ _ਨ__ਜਾਨਹੀ _ਜਿਹ ਰੂਪ ਰੰਗੁ _ਅਰੁ _ਰੇਖ। 
ਬੇਦ ਪੁਰਾਣ _ਜਾਕਹਿ _ਨੇਤਿ _ ਭਾਖਤ _ ਨਿਤ। 

ਸਿੰਮ੍ਰਿਤਿ ਪੁਰਾਨ ਸਾਸਤ ਨ ਆਵਈ _ਵਹੁ _ਚਿਤਿ। ੮। 


ਅਹੁਭਾਨ _ ਛੱਦਾ/ 


ਗੁਨ ਗਨ _ ਉਦਾਰ। 


ਆਸਨ _ ਅਭੰਗ। 


ਅਨਭਉ _ ਪੁਕਾਸ। 


ਆਜਾਨੁ _ ਬਾਹੁ। 
ਰਾਜਾਨ _ਰਾਜ। 


ਦੇਵਾਨ _ਦੇਵ। 


ਇੰਦਰਾਨ ਇੰਦੁ। 


ਰੰਕਾਨ _ਰੰਕ। 


ਅਨਭੂਤ _ ਅੰਗ। 


ਗਤਿ ਮਿਤਿ _ਅਪਾਰ। 
ਮੁਨਿ ਗਨ  ਪੁਨਾਮ। 
ਅਤਿ _ਦੁਤਿ ਪ੍ਰਚੰਡ। 
ਆਲਿਸ੍ਯ _ ਕਰਮ। 
ਸਰਬਾ __ ਭਰਣਾਢ੍ਯ। 


ਗੁਬਿੰਦੇ। 
ਹਰੀਐਂ। 


ਚਾਚਗਾੀ__ ਛੰਦ/ 


ਮੁਕੰਦੇ। 
ਕਰੀਐਂ। 


ਤੂਪੁਸ਼ਦ 


ਮਹਿਮਾ _ਅਪਾਰ। 


ਉਪਮਾ _ ਅਨੰਗ। _ ੧। 
ਨਿਸ ਦਿਨ _ ਅਨਾਸ। 

ਸਾਹਾਨੁ _ਸਾਹੁ। _੨। 

ਭਾਨਾਨ _ਭਾਨੁ। 


ਉਪਮਾ _ ਮਹਾਨ। _ ੩। 


ਬਾਲਾਨ ਬਾਲ। 


ਕਾਲਾਨ ਕਾਲੋ। 8੪ 


ਆਭਾ _ ਅਭੰਗ। 


ਉਦਾਰੇ। 
ਨ੍ਰਿਨਾਮੇ। 


੮੭। 


੮੮। 


੮੯। 


੯0। 


ਗੁਨ ਗਨ _ਉਦਾਰ। 
ਨਿਰਭੈ _ਨ੍ਰਿਕਾਮ। 

ਮਿਤਿ ਗਤਿ _ਅਖੰਡ। 
ਆਦ੍ਰਿਸਯ _ਧਰਮ। 
ਅਨਡੰਡ _ ਬਾਢ੍ਯ। 


੭ 


ਤੂਪੁਸ਼ਮਦ 


ਅਪਾਰੇ। 
ਅਕਾਮੇ। 


੧। 
੨ | 


੫। ੯੧। 


੬। ੯੨। 


੯੩। 


੯੪। 
੯੫। 


੮੬। 


ਜਾਪੁ _ਸਾਹਿਬ ਦ 


(ਉਸ) _ਕਾਲ-ਰਹਿਤ, _ਕਲਾ __ (ਸ਼ਕਤੀ) _ਸਹਿਤ ਅਕਾਲ _ਪੁਰਖ ਨੂੰ _ਨਮਸਕਾਰ ਹੈ; 
ਉਹ _ਧਰਮ _ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਹਾਂ _ਤੋਂ ਨਿਆਰਾ, _ਅਦ੍ਰਿਸ਼ _ਅਤੇ _ਭੇਸ- 
ਰਹਿਤ ਹੈ; ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ __ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ 


< 


ਨਹੀਂ_ਹੈ; ਜੋ ਹੰਕਾਰ ਨੂੰ ਨਸ਼ਟ _ਕਰਨ _ਵਾਲਾ ਹੈ, ਦੁਸ਼ਟਾਂ ਦਾ _ਦਮਨ _ਕਰਨ _ਵਾਲਾ, 


ਮੁਕਤੀਦਾਤਾ _ਅਤੇ _ ਕਾਮਨਾਵਾਂ _ਪੂਰੀਆਂ ਕਰਨ _ਵਾਲਾ _ਹੈ।੮੪। 

ਜੋ ਆਪਣੇ ਰੂਪ ਵਾਲਾ ਆਪ _ਹੀ ਹੈ, ਅਤਿ ਗੰਭੀਰ ਹੈ, _ਉਸਤਤ ਤੋਂ _ਉਂਚਾ ਹੈ, 
(ਮਾਇਆ ਤੋਂ _ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ; __ ਹੰਕਾਰ ਨੂੰ ਤੋੜਨ 
ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ _ਅਜਨਮਾ ਹੈ; ਉਹ _ਸ਼ਰੀਰ-ਰਹਿਤ, _ਨਾਸ਼- 
ਰਹਿਤ _ਅਤੇ ਆਤਮਾ ਰਹਿਤ ਇਕ _ ਅਪਾਰ ਪੁਰਸ਼ ਹੈ; _ਉਹ _ਸਭ ਕੁਝ _ਕਰਨ ਦੇ ਯੋਗ, 
ਸਭ _ ਦਾ _ਸੰਘਾਰਕ _ ਅਤੇ _ ਸਭ _ਦਾ _ਪਾਲਣਹਾਰ _ਹੈ।੮੫। 


ਉਸ ਦੀ ਸਭ ਤਕ ਪਹੁੰਚ ਹੈ, ਉਹ _ਸਭ _ਦਾ _ਸੰਘਾਰਕ _ਅਤੇ _ਸਭ ਤੋਂ ਨਿਰਾਲਾ 
('ਅਨਭੇਖ”) ਹੈ; ਉਸ ਦੇ ਰੂਪ ਰੰਗ ਅਤੇ ਆਕਾਰ _('ਰੇਖ) ਨੂੰ ਸਾਰੇ _ਸ਼ਾਸਤੁ _ਜਾਣਦੇ ਤਕ 
ਨਹੀਂ, ਉਸ __ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ 
ਸਦਾ _ ਵਰਣਨ _ ਕਰਦੇ _ਹਨ। _ ਕਰੋੜਾਂ _ਸਮਿਤੀਆਂ, ਪੁਰਾਣਾਂ _ਅਤੇ _ਸ਼ਾਸਤ੍ਰਾਂ ਦੁਆਰਾ _ਉਹ 
ਚਿਤਵਿਆ ਨਹੀ ਜਾ _ ਸਕਦਾ।੮੬। 


੭ਹਭਾਰ ਛੰਦ/ _ਤੋਗੀ #੍ਰੇਆ ਨਾਲ 

(ਹੇ ਪ੍ਰਭੂ! ਤੂੰ) _ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ, ਅਪਾਰ ਮਹਿਮਾ ਵਾਲਾ ਹੈ, 
ਸਥਿਰ _ਆਸਣ _ਵਾਲਾ ਹੈਂ, ਤੇਰੀ _ਉਪਮਾ _ਨਿਰਾਧਾਰ _(ਅਨੰਗ) _ਹੈ।੮੭। (ਹੇ ਪ੍ਰਭੂ! ਤੂੰ) 
ਸੁਤਹ ਗਿਆਨ _ਦਾ ਪੁਕਾਸ਼ਕ ਹੈਂ ਅਤੇ _ਰਾਤ ਦਿਨ ਨਸ਼ਟ ਨ ਹੋਣ ਵਾਲਾ ਹੈਂ, ਗੋਡਿਆਂ 
ਤਕ ਲੰਬੀਆਂ ਬਾਂਹਵਾਂ ਵਾਲਾ ਹੈ, ਸ਼ਾਹਾਂ ਦਾ ਸ਼ਾਹ _(ਸਭ ਤੋਂ _ਉਪਰ) ਹੈਂ।੮੮। (ਹੇ ਪ੍ਰਭੂ! 
ਤੂੰ) ਰਾਜਿਆਂ ਦਾ ਰਾਜਾ ਹੈਂ, ਸੂਰਜਾਂ ਦਾ ਸੂਰਜ ਹੈਂ, ਦੇਵਤਿਆਂ ਦਾ ਦੇਵਤਾ ਹੈਂ, __ ਮਹਾਨ 
ਉਪਮਾ ਵਾਲਾ ਹੈਂ।੮੯। (ਹੇ ਪ੍ਰਭੂ! ਤੂੰ) ਇੰਦਰਾਂ ਦਾ ਇੰਦਰ ਹੈਂ, ਬਾਲਾਂ ਦਾ ਬਾਲ (ਸਰਲ 
ਸੁਭਾ ਵਾਲਾ) ਹੈਂ, ਗ਼ਰੀਬਾਂ ਦਾ ਵੀ ਗ਼ਰੀਬ ਹੈਂ, ਕਾਲਾਂ ਦਾ ਵੀ ਕਾਲ ਹੈਂ।੯0। (ਹੇ ਪੂਭੂ! 
ਤੇਰਾ) ਸ਼ਰੀਰ (ਪੰਜ) ਭੂਤਾਂ ਤੋਂ _ਸ਼ਿਨਾ ਹੈ, (ਤੇਰੀ) ਚਮਕ ਸਥਾਈ _(ਅਭੰਗ) ਹੈ, ਗਤੀ ਅਤੇ 
ਸੀਮਾ ਅਪਾਰ ਹੈ, (ਤੂੰ) _ਉਦਾਰਤਾ ਆਦਿ ਗੁਣਾਂ ਦਾ ਸਮੂਹ _ਹੈਂ।੯੧। (ਹੇ __ ਪੂਭੂ! ਤੈਨੂੰ) 
ਸਾਰੇ ਮੁਨੀ ਪ੍ਰਨਾਮ _ਕਰਦੇ __ਹਨ, (ਤੂੰ) ਭੈ-ਰਹਿਤ ਅਤੇ ਨਿਸ਼ਕਾਮ ਹੈਂ, (ਤੇਰਾ) ਤੇਜ-ਪ੍ਰਕਾਸ਼ 
ਅਤਿਅੰਤ ਪ੍ਰਚੰਡ ਹੈ, (ਤੇਰੀ) ਗਤੀ ਅਤੇ _ਸੀਮਾ ਅਖੰਡ (ਸਥਿਰ) ਹੈ।੯੨। (ਹੇ ਪ੍ਰਭੂ! ਤੇਰੇ) 
ਸਾਰੇ ਕਰਮ _ਬਿਨਾ ਕੀਤੇ ਹੋ _ ਰਹੇ ਹਨ, ਤੇਰਾ ਧਰਮ ਆਦਰਸ਼ ਰੂਪ (ਆਦ੍ਰਿਸ਼੍ਯ`) ਹੈ, (ਤੂੰ) 
ਸਭ _ਦਾ ਪ੍ਰਤਿਪਾਲਕ ਹੈਂ, ਨਿਸ਼ਚੇ _ਹੀ ਬਿਨਾ ਦੰਡ ਦੇ ਹੈਂ।੯੩। 


ਦਾਲ਼ਗੀ _ਛੰਦ/ ਤੋਲੀ ਸਰਪ ਨਾਲ 
(ਹੇ ਪ੍ਰਭੂ! ਤੂੰ) _ਸਾਰੀ ਸ੍ਰਿਸ਼ਟੀ ਦੀ ਪਾਲਣਾ _ਕਰਨ _ਵਾਲਾ, _ਸਭ ਨੂੰ ਮੁਕਤੀ 


ਦੇਣ 
ਵਾਲਾ, _ਉਦਾਰ-ਚਿਤ ਅਤੇ _ਅਪਰ-ਅਪਾਰ _ਹੈਂ।੯੪। _(ਹੇ ਪੁਭੂ! ਤੂੰ) ਸਾਰਿਆਂ ਜੀਵਾਂ ਦਾ 
ਤੋਂ 


ਮੁਕਤ _ਹੈ'।੯੫। 


ਸ਼ ਜ਼ ਗੰ ਜੰ ਗੰ ਜ਼ ਗੰ ਜ਼ ਗੰ ਗੀ 


ਸ਼ ਗੰ ਜ਼ ਗੰ ਜ਼ ਗੰ ਗੰ ਜ਼ ਗੀ ਗੰ 


ਸੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਤ _ਛੱਦ 
ਕਰਤਾ। _ਚਤ੍ਰ ਚਕ੍ਰ _ਹਰਤਾ। 
ਦਾਨੇ। _ਚਤ੍ਰ _ਚਕ੍ਰ _ਜਾਨੇ। _੧। _੯੬। 
ਵਰਤੀ। _ਚਤ੍ਹ ਚਕ੍ਰ __ਭਰਤੀ। 
ਪਾਲੇ। _ਚਤ੍ਰ ਚਕ੍ਰ _ਕਾਲੇ। _੨। _੯੭। 
ਪਾਸੇ। ਚੜ੍ਹ _ਚਕੂ _ਵਾਸੇ। 
ਮਾਨ੍ਯੈ। _ਚਤ੍ਹ _ਚਕੂ _ਦਾਨ੍ਯੈ। _੩। _੯੮। 


ਸਰ ਮੰ ਜੋ ਪੰ ਜੀ ,8 
ਮੰ ਮਧੇ ਮੰ 4, . 


ਦਾਗੀ ਛੰਦ 
ਨ ਸਤ੍ਰੈ। ਨ ਮਿਤ੍ਰੈ। ਨ _ਭਰਮੰ। ਨ ਭਿਤ੍ਰੈ। ੧। ੯੯। 
ਨ _ਕਰਮੌ। ਨ ਕਾਏ। ਅਜਨਮ। _ਅਜਾਏ। _੨। ੧00। 
ਨ ਚਿਤ੍ਰੈ। ਨ ਮਿਤ੍ਰੈ। ਪਰੇ _ਹੈ। _ਪਵਿਤ੍ਰੈ। _੩। _੧0੧। 
ਪ੍ਰਿਥੀਸੈ। _ਅਦੀਸੈ। _ਅਦ੍ਰਿਸੈ। _ਅਕ੍ਰਿਸੈ। _੪। _੧0੨। 


ਭਗਾਵਤਾੀ _ਛੰਦ/ _ਤੂਪੂਸ਼/ਟ _ਕਥਤਂ 
ਆਛਿਜ _ਦੇਸੈ। _ਕਿ _ਆਭਿਜ _ ਭੇਸੈ। 
ਆਗੰਜ _ਕਰਮੈ। _ਕਿ _ਆਭੰਜ _ਭਰਮੈ। _੧। _੧0੩। 
ਆਭਿਜ _ਲੋਕੈ। _ਕਿ _ਆਦਿਤ _ਸੋਕੈ। 
ਅਵਧੂਤ _ਬਰਨੈ। _ਕਿ _ਬਿਭੂਤ _ਕਰਨੈ। _੨। _ ੧0੪। 
ਰਾਜੰ _ਪੂਭਾ ਹੈਂ। ਕਿ _ਧਰਮ ਧੁਜਾ _ਹੈੱ। 
ਆਸੋਕ _ਬਰਨੈ। _ਕਿ _ਸਰਬਾ _ ਅਭਰਨੈ। _੩। _੧0੫। 
ਜਗਤੰ ਕ੍ਰਿਤੀ ਹੈਂ! ਕਿ ਛਤੂੰ ਛਤ੍ਰੀ ਹੈਂ] 
ਬੂਹਮੰ _ਸਰੂਪੈ। _ਕਿ ਅਨਭਉ _ਅਨੂਪੈ। _੪। _੧0੬। 
ਆਦਿ _ਅਦੇਵ ਹੈਂ! ਕਿ ਆਪਿ ਅਭੇਵ ਹੈਂ] 
ਚਿਤ੍ਰ _ਬਿਹੀਨੈ। _ਕਿ _ਏਕੈ _ਅਧੀਨੈ। _੫। _੧0੭। 


ਰੋਜੀ _ਰਜਾਕੈ। _ਰਹੀਮੈ _ਰਿਹਾਕੈ। 

ਪਾਕ _ਬਿਐਬ ਹੈਂ। ਕਿ ਗੈਬੂਲ _ਗੈਬ ਹੈਂ। ੬। ੧0੮। 
ਅਫਵੁਲ" ਗੁਨਾਹ ਹੈਂ! _ਕਿ _ਸਾਹਾਨ _ਸਾਹ _ਹੈ'। 

ਕਾਰਨ _ਕੁਨਿੰਦ ਹੈਂ। ਕਿ ਰੋਜੀ _ਦਿਹਿੰਦ ਹੈਂ! ੭। ੧0੯। 
ਰਾਜਕ ਰਹੀਮ ਹੈਂ! ਕਿ _ਕਰਮੰ ਕਰੀਮ ਹੈ। 

ਸਰਬੰ __ਕਲੀ ਹੈਂ। ਕਿ ਸਰਬੰ _ਦਲੀ ਹੈਂ! ੮। ੧੧0। 
ਸਰਬਤ੍ਰ _ਮਾਨਿਯੈ। _ਕਿ _ ਸਰਬਤ _ਦਾਨਿਯੈ। 

ਸਰਬਤ _ਗਉਨੈ। _ਕਿ _ਸਰਬਤੁ _ਭਉਨੈ। _੯। _੧੧੧। 

ਸਰਬਤ _ਦੇਸੈ। _ਕਿ _ਸਰਬਤ੍ਰ _ਭੇਸੈ। 

ਸਰਬਤ _ਰਾਜੈ। _ਕਿ _ਸਰਬਤ੍ਰ _ਸਾਜੈ। _੧0। _੧੧੨। 


ਜਾਪੁ _ਸਾਹਿਬ ੯ 


ਭੁਸ਼ੰਨਾ ਪੁਯਾਤ ਛੰਦ 

(ਹੇ ਪ੍ਰਭੂ! ਤੂੰ) ਚੌਹਾਂ _ਚੱਕਾਂ (ਦਿਸ਼ਾਵਾਂ) ਦਾ ਕਰਤਾ ਅਤੇ ਸੰਘਾਰਕ ਹੈ, ਸਭ ਨੂੰ ਦੇਣ 
ਵਾਲਾ _ਅਤੇ _ਸਭ _ਨੂੰ ਜਾਣਨ ਵਾਲਾ ਹੈਂ।੯੬। (ਹੇ ਪ੍ਰਭੂ! ਤੂੰ) ਚੌਹਾਂ _ਚੱਕਾਂ ਵਿਚ _ਵਿਚਰਨ 
ਵਾਲਾ ਅਤੇ ਪੌਸ਼ਣ ਕਰਨ ਵਾਲਾ ਹੈਂ, ਸਭ ਦੀ _ਪਾਲਨਾ _ਕਰਨ _ਵਾਲਾ ਅਤੇ ਸਭ _ਦਾ ਨਾਸ਼ 
ਕਰਨ ਵਾਲਾ ਹੈਂ।੯੭। (ਹੇ ਪ੍ਰਭੂ! ਤੂੰ) ਚੌਹਾਂ _ਚੱਕਾਂ ਵਾਲਿਆਂ ਦੇ ਕੋਲ ਹੈਂ, ਚੌਹਾਂ _ਚੱਕਾਂ ਵਿਚ 
ਵਸਦਾ ਹੈਂ, ਚੌਹਾਂ _ਚੱਕਾਂ ਵਿਚ _ਤੇਰੀ ਮਾਨਤਾ ਹੈ, _ਚੌਹਾਂ _ਚੱਕਾਂ ਨੂੰ _ਦੇਣ ਵਾਲਾ ਹੈਂ।੯੮। 


ਚਾਚਰਾ ਛੰਟ 


(ਹੇ ਪ੍ਰਭੂ! ਤੇਰਾ) ਨ ਕੋਈ ਵੈਰੀ ਹੈ, ਨ ਕੋਈ ਮਿਤਰ ਹੈ, (ਤੈਨੂੰ) ਨ ਕੋਈ ਭਰਮ 
ਹੈ ਅਤੇ ਨ ਹੀ ਕੋਈ ਡਰ ਹੈ।੯੯। (ਹੇ ਪ੍ਰਭੂ! ਤੇਰਾ) ਨ ਕੋਈ ਕਰਮ ਹੈ, ਨ ਸ਼ਰੀਰ ਹੈ, 
(ਤੂੰ) ਨ ਜਨਮ ਲੈਂਦਾ ਹੈਂ, (ਤੇਰਾ) ਨ ਕੋਈ ਸਥਾਨ ਹੈ।੧00। (ਹੇ ਪੂਭੂ! ਤੇਰਾ) ਨ ਕੋਈ 
ਚਿਤਰ ਹੈ, ਨ ਕੋਈ ਮਿਤਰ ਹੈ, ਤੂੰ ਸਭ ਤੋਂ ਪਰੇ ਅਤੇ ਸ਼ੁੱਧ-ਸਰੂਪ _ਹੈਂ1੧0੧। (ਹੇ ਪੂਭੂ! 
ਤੂੰ) ਪ੍ਰਿਥਵੀ ਦਾ ਸੁਆਮੀ ਹੈਂ, _ਅਣਦਿਸ ਹੈਂ, ਦ੍ਰਿਸ਼ਟਮਾਨ ਨਹੀਂ ਹੈ, _ਬਲ-ਹੀਨ ਨਹੀਂ 
ਰੰ” 


੨੩ 


।੧0੨। 
ਭਗਫਤਾੀ ਛੰਟ/ ਤੰਗ ਪਾ ਨਾਲ ਕਹਿੰਦਾ ਹਾਂ 

(ਹੇ ਪ੍ਰਭੂ!) ਤੇਰਾ ਦੇਸ (ਸਥਾਨ) _ਨਾਸ਼-ਰਹਿਤ ਹੈ, ਤੇਰਾ ਸਰੂਪ _(ਭੇਸ) ਸਦੀਵੀ ਹੈ, 
ਤੇਰਾ ਕਰਮ _ਨਸ਼ਟ ਨਹੀਂ ਹੁੰਦਾ, ਤੂੰ ਭਰਮਾਂ ਨੂੰ ਤੋੜਨ _ਵਾਲਾ ਹੈਂ।੧0੩। (ਹੇ ਪ੍ਰਭੂ!) ਤੂੰ 
ਤਿੰਨਾਂ ਲੋਕਾਂ ਤੋਂ ਨਿਰਲੇਪ ਹੈਂ, ਤੂੰ ਸੂਰਜ _(ਆਦਿਤ”) ਦੇ ਤੇਜ ਨੂੰ ਖ਼ਤਮ ਕਰ ਸਕਦਾ ਹੈ, 
ਤੂੰ ਪਵਿਤਰ _ (ਮਾਇਆ _ ਤੋ _ਅਪ੍ਰਭਾਵਿਤ) _ਰੰਗ _ (ਸਰੂਪ) _ਵਾਲਾ _ਹੈ', ਤੂੰ _ਐਸ਼ਵਰਜ 
(ਵਿਭੂਤੀਆਂ) ਦਾ _ਕਰਤਾ _ਹੈਂ।੧0੪। (ਹੇ ਪੂਭੂ!) ਤੂੰ ਰਾਜਿਆਂ ਦਾ ਤੇਜ ਹੈਂ, ਤੂੰ ਧਰਮਾਂ 
ਦਾ ਨਿਸ਼ਾਨ (ਝੰਡਾ) ਹੈ, ਤੂੰ _ਸ਼ੋਕ-ਰਹਿਤ _ਸਰੂਪ _ਵਾਲਾ ਹੈਂ, ਤੂੰ ਸਾਰਿਆਂ ਦਾ _ ਸ਼ਿੰਗਾਰ 


ਹੈਂ।੧0੫। (ਹੇ ਪੂਭੂ!) ਤੂੰ _ਜਗਤ _ਦਾ _ਕਰਤਾ ਹੈਂ, ਤੂੰ ਛਤ੍ਹੀਆਂ (ਵੀਰਾਂ) ਦਾ ਵੀ ਛਤ੍ਰੀ 


ਹੈਂ, ਤੂੰ ਬ੍ੁਹਮ-ਸਰੂਪੀ ਹੈਂ, ਤੂੰ _ਭੈ-ਰਹਿਤ ਅਤੇ _ਉਪਮਾ-ਰਹਿਤ _ਹੈਂ।੧0੬। (ਹੇ ਪ੍ਰਭੂ!) ਤੂੰ 


ਮੁੱਢ-ਕਦੀਮ ਤੋਂ _ਨਿਰਨਾਥ (ਬਿਨਾ ਕਿਸੇ ਹੋਰ ਸੁਆਮੀ ਤੋਂ) ਹੈਂ, ਤੂੰ ਆਪ _ਭੇਦ-ਰਹਿਤ ਹੈ, 


ਤੂੰ ਚਿਤਰ (ਸਰੂਪ) ਤੋਂ ਬਿਨਾ ਹੈਂ, ਤੂੰ ਇਕੋ ਆਪਣੇ ਅਧੀਨ _ਹੀ_ਹੈਂ।੧0੭। 
(ਹੇ ਪੂਭੂ!) ਤੂੰ ਸਭ ਨੂੰ ਨਿੱਤ ਰੋਜ਼ੀ ਦਿੰਦਾ ਹੈਂ, ਤੂੰ ਸਭ ਨੂੰ ਕ੍ਰਿਪਾ ਪੂਰਵਕ ਖ਼ਲਾਸੀ 


ਦਿੰਦਾ ਹੈਂ, ਤੂੰ ਪਵਿਤਰ ਅਤੇ ਦੋਸ਼-ਰਹਿਤ ਹੈ, ਤੂੰ ਗੁਪਤ ਤੋਂ ਵੀ ਗੁਪਤ ਹੈਂ।੧0੮। (ਹੇ 
ਪ੍ਰਭੂ!) ਤੂੰ ਪਾਪਾਂ ਨੂੰ ਖਿਮਾ ਕਰਨ ਵਾਲਾ ('ਅਫਵੁਲ') ਹੈਂ, ਤੂੰ ਸ਼ਾਹਾਂ ਦਾ ਸ਼ਾਹ ਹੈ, ਤੂੰ ਸਭ 
ਕਾਰਨਾਂ _ਦਾ ਕਰਤਾ ਹੈ, ਤੂੰ ਸਭ ਨੂੰ ਰੋਜ਼ੀ _ਦੇਣ ਵਾਲਾ ਹੈਂ।੧0੯। (ਹੇ ਪ੍ਰਭੂ!) ਤੂੰ ਸਭ 
ਸਾਰੀਆਂ _ਸ਼ਕਤੀਆਂ _ਵਾਲਾ ਹੈਂ __ਅਤੇ _ਸਾਰਿਆਂ _ਦਾ _ਸੰਘਾਰਕ _ਹੈੱ।੧੧0। (ਹੇ ਪੁ੍ਭੂ!) _ਸਭ 
ਥਾਂ ਤੇਰੀ ਮਾਨਤਾ ਹੈ, ਤੂੰ ਸਭ ਨੂੰ ਦੇਣ ਵਾਲਾ ਹੈ, ਤੂੰ ਸਭ ਥਾਂ _ਗਮਨ _ਕਰਦਾ ਹੈੱ_ ਅਤੇ 


ਸਾਰਿਆਂ ਭੁਵਨਾਂ (ਲੋਕਾਂ) ਵਿਚ _ਮੌਜੂਦ _ਹੈਂ।੧੧੧। (ਹੇ ਪ੍ਰਭੂ!) ਤੂੰ ਸਾਰਿਆਂ ਦੇਸ਼ਾਂ _ਵਿਚ 
ਹੈਂ, ਤੂੰ ਸਾਰਿਆਂ ਭੇਸਾਂ ਵਿਚ ਹੈਂ, ਤੂੰ ਸਭ ਥਾਂ ਰਾਜ ਕਰਦਾ ਹੈਂ (ਬਿਰਾਜਮਾਨ ਹੈਂ), ਤੂੰ ਹੀ 


ਕਿ _ਸਰਬਤ੍ਰ _ਦੀਨੈ। _ਕਿ _ਸਰਬਤ੍ਰ _ਲੀਨੈ। 

ਕਿ _ਸਰਬਤ੍ਰ _ਜਾਹੋਂ। _ਕਿ _ਸਰਬਤ੍ਰ _ਭਾਹੋਂ। _੧੧। _੧੧੩। 
ਕਿ _ਸਰਬਤ੍ਰ _ਦੇਸੈ। _ਕਿ _ਸਰਬਤ੍ਰ _ ਭੇਸੈ। 

ਕਿ _ਸਰਬਤ੍ਰ _ਕਾਲੈ। _ਕਿ _ਸਰਬਤ੍ਰ _ਪਾਲੈ। _੧੨। _੧੧੪। 
ਕਿ ਸਰਬਤ _ਹੰਤਾ। _ਕਿ _ਸਰਬਤ੍ਰ _ਗੰਤਾ। 

ਕਿ _ਸਰਬਤ੍ਰ _ਭੇਖੀ। _ਕਿ _ਸਰਬਤ੍ਰ _ਪੇਖੀ। _੧੩। _੧੧੫। 

ਕਿ ਸਰਬਤ _ਕਾਜੈ। _ਕਿ _ਸਰਬਤੂ _ ਰਾਜੈ। 

ਕਿ _ਸਰਬਤ੍ਰ _ਸੋਖੈ। _ਕਿ _ਸਰਬਤ੍ਰ _ਪੌਖੈ। _੧੪। _੧੧੬। 

ਕਿ _ ਸਰਬਤ _ ਤ੍ਰਾਣੈ। _ਕਿ _ਸਰਬਤ੍ਰ _ਪ੍ਰਾਣੈ। 

ਕਿ _ਸਰਬਤ੍ਰ _ਦੇਸੈ। _ਕਿ _ਸਰਬਤ੍ਰ _ਭੇਸੈ। _੧੫। _੧੧੭। 

ਕਿ _ਸਰਬਤ੍ਰ _ਮਾਨਿਯੈ। _ਸਦੈਵੰ ਪ੍ਰਧਾਨਿਯੈ। 

ਕਿ _ਸਰਬਤੁ _ਜਾਪਿਯੈ। _ਕਿ _ ਸਰਬਤ _ਥਾਪਿਯੈ। _੧੬। _੧੧੮। 
ਕਿ _ਸਰਬਤ੍ਰ _ਭਾਨੈ। _ਕਿ _ਸਰਬਤ੍ਹ _ਮਾਨੈ। 

ਕਿ _ਸਰਬਤੂ _ਇੰਦੈੈ। _ਕਿ _ਸਰਬਤ੍ਰ _ਚੰਦੈ। _੧੭। _੧੧੯। 

ਕਿ _ਸਰਬੰ _ਕਲੀਮੈ। _ਕਿ _ਪਰਮੰ _ਫਹੀਮੈ। 

ਕਿ _ਆਕਿਲ _ਅਲਾਮੈ। _ਕਿ _ਸਾਹਿਬ _ਕਲਾਮੈ। _੧੮। _੧੨0। 
ਕਿ _ਹੁਸਨਲ _ਵਜੂ _ਹੈਂ। _ਤਮਾਮੁਲ ਰੁਜੂ _ਹੈੱ। 

ਹਮੇਸੁਲ _ਸਲਾਸੈ। _ ਸਲੀਖਤ _ ਮੁਦਾਮੈ। _੧੯। _ ੧੨੧। 
ਗਨੀਮੁਲ _ ਸਿਕਸਤੈ। _ਗਰੀਬੁਲ _ ਪਰਸਤੈ। 

ਬਿਲੰਦੁਲ _ਮਕਾਨੈ। _ ਜਮੀਨਲ _ਜਮਾਨੈ। _੨0। _ ੧੨੨। 
ਤਮੀਜੁਲ _ਤਮਾਮੈ। _ਰੁਜੂਅਲ _ਨਿਧਾਨੈ। 

ਹਰੀਫੁਲ _ ਅਜੀਸੈ। _ਰਜਾਇਕ _ਯਕੀਨੈ। _੨੧। _੧੨੩। 
ਅਨੇਕੁਲ _ਤਰੰਗ _ਹੈਂ। _ਅਭੇਦ _ਹੈੱ`__ਅਭੰਗ _ਹੈ'। 

ਅਜੀਜਲ _ ਨਿਵਾਜ _ਹੈੱ! _ਗਨੀਮੁਲ _ਖਿਰਾਜ _ਹੈੱ। _੨੨। _ ੧੨੪ 
ਨਿਰੁਕਤ _ ਸਰੂਪ _ਹੈਂ। _ਤ੍ਰਿਮੁਕਤਿ _ਬਿਭੂਤਿ _ਹੈਂ। 

ਪ੍ਭੁਗਤਿ ਪੁਭਾ _ਹੈਂ। _ਸੁਜੁਗਤਿ ਸੁਧਾ ਹੈਂ! _੨੩। _੧੨੫। 


ਸਦੈਵੰ _ਸਰੂਪ _ਹੈਂ। _ਅਭੇਦੀ ਅਨੂਪ _ਹੈ'। 


ਸਮਸਤੁਲ _ ਸਲਾਮ _ਹੈਂ। _ਸਦੈਵੁਲ _ਅਕਾਮ 


ਸਦਾ _ਸਰਬ ਸਾਜ _ਹੈਂ। _੨੪। _੧੨੬। 


ਹੈ] 


ਅਗਾਧ" ਅਨੂਪ _ਹੈਂ। _੨੫। _੧੨੭। 


ਅਨੰਗੀ _ਅਨਾਮੇ। _ਤ੍ਰਿਭੰਗੀ _ਤ੍ਰਿਕਾਮੇ। _੨੬। _ ੧੨੮। 


ਜਾਪੁ _ਸਾਹਿਬ ੧0 


(ਹੇ ਪ੍ਰਭੂ!) ਤੂੰ ਸਭ ਨੂੰ ਦਿੰਦਾ ਹੈਂ, ਸਭ ਤੋਂ ਲੈਂਦਾ ਹੈਂ, ਸਭ ਥਾਂਵਾਂ `ਤੇ ਤੇਰੀ ਪ੍ਰਭੁਤਾ 
(ਤੇਜ) ਹੈ, _ਸਭ _ਥਾਂ ਤੇਰੀ ਹੀ ਸੋਭਾ (ਪ੍ਰਕਾਸ਼) ਹੈ।੧੧੩। (ਹੇ ਪ੍ਰਭੂ!) ਤੂੰ ਸਾਰਿਆਂ ਦੇਸਾਂ 
ਅਤੇ ਭੇਸਾਂ ਵਿਚ ਹੈ, ਤੂੰ ਸਭ _ਦਾ ਕਾਲ ਅਤੇ _ਸਭ _ਦਾ ਪਾਲਕ _ਹੈੱ।੧੧੪। (ਹੇ ਪ੍ਰਭੂ!) 

ਮੰ ; ਸਭ _ਤਕ ਤੇਰੀ ਪਹੁੰਚ ਹੈ, ਤੂੰ ਸਾਰਿਆਂ ਭੇਖਾਂ ਵਿਚ ਹੈਂ ਅਤੇ 


ਤੂੰ ਸਭ ਦਾ ਸੰਘਾਰਕ ਹੈਂ, 
ਸਾਰਿਆਂ ਨੂੰ ਵੇਖਣ ਵਾਲਾ _ਹੈਂ!੧੧੫। (ਹੇ ਪ੍ਰਭੂ!) _ਤੂੰ ਸਭ _ਦਾ _ਕਾਰਜ _(ਭਾਵ _ਕਾਰਨ) 
ਸਰੂਪ ਹੈ, ਤੂੰ ਸਭ ਥਾਂ ਸੋਭ ਰਿਹਾ ਹੈ, ਤੂੰ ਸਭ ਨੂੰ ਸੁਕਾਉਂਦਾ (ਨਸ਼ਟ ਕਰਦਾ) ਹੈਂ, ਤੂੰ ਸਭ 
ਦੀ _ਪਾਲਨਾ _ ਕਰਦਾ _ਹੈ'।੧੧੬। 


(ਹੇ ਪ੍ਰਭੂ!) ਤੂੰ ਸਭ ਦਾ ਤ੍ਰਾਣ (ਬਲ) ਹੈਂ, ਤੂੰ ਸਭ ਦਾ ਪ੍ਰਾਣ ਹੈਂ, ਤੂੰ ਸਭ ਦੇਸ਼ਾਂ 
ਵਿਚ _ਮੌਜੂਦ ਹੈਂ ਅਤੇ ਸਾਰਿਆਂ ਭੇਸਾਂ ਵਿਚ _ਸਥਿਤ ਹੈਂ।੧੧੭। (ਹੇ ਪ੍ਰਭੂ!) ਤੂੰ ਸਭ ਥਾਂ 
ਮੰਨਿਆ ਜਾਂਦਾ ਹੈਂ (ਪੂਜਣਯੋਗ ਹੈਂ), ਸਦਾ ਤੂੰ ਹੀ ਪ੍ਰਧਾਨ ਹੈਂ, ਤੂੰ ਸਭ ਥਾਂਵਾਂ ਤੇ ਜਪਿਆ 


ਜਾਂਦਾ ਹੈਂ, ਸਭ ਥਾਂਵਾਂ ਵਿਚ ਤੂੰ ਹੀ ਸਥਿਤ ਹੈਂ।੧੧੮। (ਹੇ ਪ੍ਰਭੂ!) ਤੂੰ ਸਭ ਦਾ ਪ੍ਰਕਾਸ਼ਕ 


(ਸੂਰਜ) ਹੈਂ, ਤੂੰ ਸਭ ਦਾ ਮਾਣ ਹੈਂ, ਤੂੰ ਸਭ ਦਾ ਰਾਜਾ (ਇੰਦਰ) ਹੈ' ਅਤੇ ਸਭ_ ਨੂੰ ਸ਼ਾਂਤੀ 
ਦੇਣ ਵਾਲਾ _(ਚੰਦੂਮਾ) _ਹੈਂ।੧੧੯। (ਹੇ ਪੂਭੂ!) ਤੂੰ ਸਭ _ਦਾ ਬੋਲ (ਕਲਾਮ) ਹੈਂ, ਤੂੰ ਸੂਸ਼ਠ 


ਚ 


ਬੁੱਧੀਮਾਨ ਹੈਂ, ਤੂੰ ਵੱਡਾ _ਅਕਲਮੰਦ ਹੈਂ, ਤੂੰ _ਬੋਲੀਆਂ (ਕਲਾਮ) _ਦਾ ਸੁਆਮੀ _ਹੈਂ।੧੨0। 


(ਹੇ ਪ੍ਰਭੂ!) ਤੂੰ ਸੁੰਦਰਤਾ (ਹੁਸਨ) ਦੀ ਮੂਰਤੀ (ਵਜੂਦ) ਹੈ', ਤੂੰ ਸਭ _ਵਲ ਧਿਆਨ 
('ਰੁਜੂ`) ਦੇਣ ਵਾਲਾ ਹੈ, ਤੂੰ ਹਮੇਸ਼ਾ _ਸਲਾਮਤ _ਰਹਿਣ _ਵਾਲਾ ਹੈਂ, ਤੂੰ ਸਥਿਰ _ਸੰਤਾਨ 


('ਸਲੀਖਤ”) _ਵਾਲਾ _ਹੈਂ।੧੨੧। (ਹੇ ਪ੍ਰਭੂ!) ਤੂੰ ਵੱਡਿਆਂ ਵੈਰੀਆਂ ਨੂੰ ਹਰਾਉਣ ਵਾਲਾ ਹੈ, 
ਤੂੰ ਗ਼ਰੀਬਾਂ ਦਾ _ਪਾਲਣਹਾਰ _('ਪਰਸਤੈ”) ਹੈਂ, ਤੇਰਾ ਸਥਾਨ (ਮਕਾਨ) ਬਹੁਤ _ਉਂਚਾ ਹੈ, ਤੂੰ 


ਧਰਤੀ ਅਤੇ ਆਕਾਸ਼ _ਵਿਚ _(ਭਾਵ ਸਭ _ਵਿਚ) _ਵਿਆਪਤ ਹੈਂ।੧੨੨। (ਹੇ ਪ੍ਰਭੂ!) ਤੂੰ ਸਭ 
ਨੂੰ ਪਛਾਣਨ _ਵਾਲਾ _(ਤਮੀਜ਼ _ਕਰਨ _ਵਾਲਾ) _ਵਿਵੇਕੀ ਹੈਂ, ਤੂੰ ਸਭ _ਵਲ ਧਿਆਨ _ਦੇਣ 


(ਰੁਜੂ ਕਰਨ) _ਵਾਲੀ ਰੁਚੀ ਦਾ ਭੰਡਾਰ ਹੈ, ਤੂੰ (ਸਭ ਦਾ) ਵੱਡਾ ਮਿਤਰ ਹੈਂ, ਤੂੰ ਨਿਸਚੇ 


ਹੀ (ਸਭ ਨੂੰ) ਰੋਜ਼ੀ ਦਿੰਦਾ ਹੈਂ।੧੨੩। (ਹੇ ਪੂਭੂ!) ਤੂੰ _ਅਨੇਕ _ਲਹਿਰਾਂ _ਵਾਲਾ _(ਸਾਗਰ) 
ਹੈਂ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੂੰ ਨਾਸ਼-ਰਹਿਤ ਹੈ, ਤੂੰ ਪਿਆਰਿਆਂ (ਅਜ਼ੀਜ਼ਾਂ) 
ਨੂ 


ਨੂੰ _ਵਡਿਆਉਣ ਵਾਲਾ ਹੈ, ਤੂੰ ਵੈਰੀਆਂ _(ਗਨੀਮਾਂ) ਤੋਂ ਕਰ _('ਖ਼ਿਰਾਜ”) ਵਸੂਲ ਕਰਨ _ਵਾਲਾ 


ਹੈਂ (ਅਰਥਾਤ _ਸਭ _ਤੇਰੇ _ਅਧੀਨ _ਹਨ)।੧੨੪। _(ਹੇ ਪ੍ਰਭੂ!) _ਤੇਰਾ _ਸਰੂਪ _ਬਿਆਨ _ਰਹਿਤ 
ਹੈ, ਤੇਰੀ _ਵਿਕੂਤੀ (ਸੰਪੱਤੀ) ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਤੇਰੇ ਹੀ ਪ੍ਰਤਾਪ ਤੋਂ 
ਉਪਭੋਗੀ _ਸਾਮਗ੍ਰੀ ਪੈਦਾ _ਹੋਈ ਹੈ, ਤੂੰ ਅੰਮ੍ਰਿਤ _('ਸੁਧਾ`) ਨਾਲ _ ਸੰਯੁਕਤ _ਹੈਂ।੧੨੫। 


(ਹੇ ਪ੍ਰਭੂ!) ਤੇਰਾ ਸਰੂਪ ਸਦੀਵੀ ਹੈ, ਭੇਦ ਅਤੇ _ਉਪਮਾ_ਤੋਂ ਰਹਿਤ ਹੈ, ਤੂੰ ਸਭ 
ਨੂੰ _ਉਪਜਾਉਣ _ਵਾਲਾ _ਹੈੱ_ ਅਤੇ _ਸਭ ਨੂੰ _ਸੁਸਜਿਤ _ਕਰਨ _ਵਾਲਾ _ਹੈੱ। _੧੨੬। (ਹੇ ਪ੍ਰਭੂ!) 


%< 


ਤੂੰ ਸਾਰਿਆਂ ਦੁਆਰਾ ਪ੍ਰਨਾਮ ਕਰਨ ਯੋਗ ਹੈਂ, ਤੂੰ ਸਦਾ ਕਾਮਨਾਵਾਂ ਤੋਂ ਮੁਕਤ ਹੈਂ, ਤੂੰ (ਹਰ 


ਸਕਦਾ ਹੈ ਅਤੇ ਨਹੀ ਤੇਰੀ ਉਪਮਾ ਦਿੱਤੀ ਜਾ _ਸਕਦੀ _ਹੈ।੧੨੭। (ਹੇ ਪ੍ਰਭੂ!) `ਤੂੰ 


ਓਅੰਕਾਰ ਸਰੂਪ ਅਤੇ ਸਭ ਦਾ ਆਦਿ ਹੈਂ, ਤੂੰ ਸਾਰਿਆਂ ਦਾ ਸਰੋਤ-ਰੂਪ ਹੈਂ, ਤੂੰ ਸ਼ਰੀਰ 
ਤੋਂ ਬਿਨਾ ('ਅਨੰਗ”) ਅਤੇ ਨਾਮ ਤੋਂ ਰਹਿਤ ਹੈ, ਤੂੰ ਤਿੰਨਾਂ ਲੋਕਾਂ ਦਾ ਵਿਨਾਸ਼ਕ ਅਤੇ ਤਿੰਨਾਂ 


ਲੋਕਾਂ _ਦੀਆਂ _ ਕਾਮਨਾਵਾਂ _ਪੂਰੀਆਂ _ਕਰਨ _ ਵਾਲਾ _ ਹੈ'।੧੨੮। 


੧੧ 


ਤ੍ਰਿਬਰਗੰ _ਤ੍ਰਿਬਾਧੇ। 
ਸੁਭ _ਸਰਬ _ ਭਾਗੇ। 
ਤ੍ਰਿਭੁਗਤ ਸਰੂਪ ਹੈਂ] 


ਕਿ _ਨਰਕੰ _ਪੁਣਾਸ ਹੈਂ] 


ਨਿਰੁਕਤਿ _ ਪ੍ਰਭਾ _ ਹੈਂ'। 
ਬਿਭੁਗਤਿ ਸਰੂਪ _ਹੈਂ। 
ਨਿਰੁਕਤਿ ਸਦਾ _ ਹੈ'। 


ਸੀ _ਦਸਮ-ਗ੍ਰੰਥ _ਸਾਹਿਬ 


ਅਗੈਜੇ _ ਅਗਾਧੇ। 
ਸੁ _ਸਰਬਾਨੁਰਾਗੇ। _੨੭। 
ਅਛਿਜ ਹੈਂ ਅਛੂਤ _ਹੈਂ। 


ਸਦੈਵੈ _ਸਦਾ ਹੈ] 
ਪ੍ਰਜੁਗਤਿ _ਅਨੂਪ _ਹੈ'। 
ਬਿਭੁਗਤਿ _ ਪ੍ਰਭਾ _ ਹੈਂ'। 


ਅਨਉਕਤਿ _ਸਰੂਪ _ਹੈਂ। _ਪ੍ਰਜੁਗਤਿ ਅਨੂਪ _ ਹੈ'। 


ਚਾਚਗਾੀ ਛੰਦ 


ਅਭੰਗ _ਹੈਂ। _ਅਨੰਗ _ਹੈ'। 

ਅਭੇਖ _ਹੈੱ। _ਅਲੇਖ _ਹੈਂ। _੧। 
ਅਭਰਮ _ਹੈਂ। _ਅਕਰਮ _ਹੈ'। 
ਅਨਾਦਿ ਹੈਂ! ਜੁਗਾਦਿ ਹੈਂ! ੨। 


ਅਜੈ 


ਹੈਂ! ਅਬੈ ਹੈਂ। 


ਅਭੂਤ _ਹੈੱ। _ਅਧੂਤ _ਹੈੱ। _੩। 
ਅਨਾਸ _ਹੈਂ। ਉਦਾਸ _ ਹੈ] 
ਅਧੰਧ ਹੈਂ! _ਅਬੰਧ _ਹੈੱ। _੪। 
ਅਭਗਤ _ਹੈਂ। _ਬਿਰਕਤ _ਹੈ'। 
ਅਨਾਸ ਹੈਂ। _ਪੁਕਾਸ _ਹੈੱ। _੫। 
ਨਿਚਿੰਤ ਹੈਂ। _ਸੁਨਿੰਤ ਹੈਂ] 
ਅਲਿਖ ਹੈਂ! ਅਦਿਖ ਹੈਂ। ੬। 
ਅਲੇਖ _ਹੈਂ। _ਅਭੇਖ _ਹੈ। 
ਅਢਾਹ ਹੈਂ! ਅਗਾਹ ਹੈਂ! _੭। 
ਅਸੰਭ ਹੈਂ। _ਅਗੰਭ ਹੈਂ] 
ਅਨੀਲ ਹੈਂ! _ਅਨਾਦਿ ਹੈਂ! ੮। 
ਅਨਿਤ _ਹੈਂ। _ਸੁਨਿਤ ਹੈਂ] 
ਅਜਾਤ ਹੈਂ! ਅਜਾਦਿ ਹੈਂ! ੯। 


ਜਰਪਟ _ ਛੰਦ/ _ ਤੂਪੂਸ਼/ਇ 


ਸਰਬੰ_ਹੰਤਾ। _ਸਰਬੰ _ਗੰਤਾ। 
ਸਰਬੰ _ ਖਿਆਤਾ। _ਸਰਬੰ _ਗਿਆਤਾ। 
ਸਰਬੰ _ਹਰਤਾ। _ ਸਰਬੰ _ਕਰਤਾ। 
ਸਰਬੰ ਪ੍ਰਾਣੰ। _ਸਰਬੰ _ਤ੍ਰਾਣੰ। _੨। 
ਸਰਬੰ __ ਕਰਮੰ। _ਸਰਬੰ __ਧਰਮੰ। 
ਸਰਬੰ_ਜੁਗਤਾ। _ ਸਰਬੰ _ ਮੁਕਤਾ। 


ਪ੍ਰਿਥੀਉਲ ਪ੍ਰਵਾਸ ਹੈ'। 


੩। 


੧੨੯। 


੨੯। 


੨0। 


੧੩੩। 


੧੩੪। 


੧੩੫। 


੧੩੬। 


੧੩੭। 


੧੩੮। 


੧੩੯। 


੧੪0। 


੧੪੧। 


੨੮। _੧੩0। 


੧੩੧। 


੧੩੨। 


੧। ੧੪੨। 


੧੪੩ 


੧੪੪। 


ਜਾਪੁ _ਸਾਹਿਬ ੧੧ 


(ਹੇ ਪ੍ਰਭੂ!) ਤੂੰ ਤਿੰਨ ਵਰਗਾਂ (ਅਰਥ, _ਧਰਮ ਅਤੇ __ਕਾਮ) ਵਾਲਾ ਅਤੇ ਤਿੰਨਾਂ ਲੋਕਾਂ 
ਨੂੰ ਬੰਨ੍ਹਣ ਵਾਲਾ (ਅਧੀਨ _ਰਖਣ ਵਾਲਾ) ਹੈ, ਤੂੰ ਨਾਸ਼ ਤੋਂ ਰਹਿਤ ਅਤੇ ਅਥਾਹ ਹੈ, ਤੂੰ 
(ਸੰਸਾਰ ਦੇ) ਸਾਰਿਆਂ ਹਿੱਸਿਆਂ ਵਿਚ _ਸ਼ੋਭਾਇਮਾਨ ਹੈਂ, ਤੂੰ ਸਭ ਨੂੰ ਪਿਆਰ _ਕਰਨ _ਵਾਲਾ 
ਹੈਂ।੧੨੯। (ਹੇ ਪ੍ਰਭੂ!) _ਤੇਰਾ _ਸਰੂਪ ਤਿੰਨਾਂ ਲੋਕਾਂ ਨੂੰ _ਭੋਗਣ ਵਾਲਾ _(ਆਨੰਦ-ਦਾਇਕ) ਹੈ, 
ਤੇਰਾ ਰੂਪ ਵਿਨਾਸ਼ _(ਛਿਜਣ) ਤੋਂ ਰਹਿਤ ਅਤੇ ਪਵਿਤਰ ਹੈ, ਤੂੰ ਨਰਕ ਨੂੰ ਨਸ਼ਟ ਕਰਨ 
ਵਾਲਾ ਅਤੇ ਪ੍ਰਿਥਵੀ ਉਤੇ ਨਿਵਾਸ ਕਰਨ _ਵਾਲਾ _ਹੈਂ।੧੩0। (ਹੇ ਪ੍ਰਭੂ!) ਨ _ਵਰਣਨ ਕੀਤੇ 
ਜਾ _ਸਕਣ _ਵਾਲਾ ਤੇਰਾ _ਤੇਜ ਹੈ, _ਤੂੰ ਸਦਾ _ਵਰਤਮਾਨ ਹੈਂ, ਤੂੰ ਹੀ ਸਾਰੀ _ਭੋਗਣਯੋਗ 
ਸਾਮਗ੍ਰੀ ਹੈਂ, ਤੂੰ ਸਾਰਿਆਂ ਨਾਲ ਸੰਯੁਕਤ ਅਤੇ _ਉਪਮਾ_ਤੋਂ ਰਹਿਤ ਹੈਂ। ੧੩੧। (ਹੇ ਪ੍ਰਭੂ!) 
ਤੂੰ ਸਦਾ ਵਰਣਨ ਤੋ'_ਪਰੇ ਹੈ, ਤੇਰੀ ਸੋਭਾ ਵੱਖ ਵੱਖ ਤਰ੍ਹਾਂ ਦੀ ਹੈ, ਤੇਰਾ ਸਰੂਪ _ਉਕਤੀ- 


ਜੁਗਤੀ ਤੋਂ ਰਹਿਤ ਹੈ, ਤੂੰ ਸਭ _ਨਾਲ ਸੰਯੁਕਤ ਹੈਂ ਅਤੇ ਉਪਮਾ _ਦੇਣ ਦੀ ਸੀਮਾ ਤੋਂ ਪਰੇ 


ਹੈ'।੧੩੨। 
ਚਾਝਗਾੀ ਛੰਦ 

(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ, ਤੂੰ ਸ਼ਰੀਰ ਰਹਿਤ ਹੈਂ, ਤੂੰ ਭੇਖ ਤੋਂ ਬਿਨਾ ਹੈਂ, ਤੂੰ 
ਲੇਖੇ ਤੋਂ ਬਾਹਰ ਹੈਂ।੧੩੩। (ਹੇ ਪ੍ਰਭੂ!) ਤੂੰ _ਭਰਮ-ਰਹਿਤ ਹੈ, ਤੂੰ _ਕਰਮ-ਰਹਿਤ ਹੈਂ, ਤੂੰ 
ਆਦਿ ਤੋਂ ਬਿਨਾ ਹੈਂ, ਤੂੰ ਯੁਗਾਂ ਦੇ _ਆਰੰਭ ਤੋਂ ਪਹਿਲਾਂ ਦਾ _ਹੈਂ।੧੩੪। (ਹੇ ਪ੍ਰਭੂ!) ਤੂੰ 
ਜਿਤਿਆ ਨਹੀਂ ਜਾ ਸਕਦਾ, ਤੂੰ _ਆਯੂ-ਰਹਿਤ ਹੈਂ, ਤੂੰ ਪੰਜ ਤੱਤ੍ਹਾਂ _ਤੋਂ . ਮੁਕਤ ਹੈਂ, ਤੂੰ 
ਡੁਲਾਇਮਾਨ _ਨਹੀਂ_ਹੁੰਦਾ।੧੩੫। (ਹੇ ਪ੍ਰਭੂ!) ਤੂੰ _ਨਾਸ਼-ਰਹਿਤ ਹੈਂ, ਤੂੰ (ਸਭ ਤੋਂ) ਉਪਰਾਮ 
ਹੈਂ, ਤੂੰ ਸੰਸਾਰਿਕ _ਧੰਧਿਆਂ ਤੋਂ ਪਰੇ ਹੈ, ਤੂੰ ਬੰਧਨਾਂ _ਤੋਂ ਮੁਕਤ ਹੈਂ।੧੩੬। 

(ਹੇ ਪ੍ਰਭੂ!) ਤੂੰ ਕਿਸੇ ਦੀ ਭਗਤੀ ਨਹੀਂ ਕਰਦਾ, ਤੂੰ ਵਿਰਕਤ ਹੈਂ, ਤੂੰ ਇੱਛਾ (ਆਸ) 
ਤੋਂ ਮੁਕਤ ਹੈ, ਤੂੰ ਪ੍ਰਕਾਸ਼ ਰੂਪ ਹੈਂ।੧੩੭। (ਹੇ ਪ੍ਰਭੂ!) ਤੂੰ ਚਿੰਤਾ ਤੋਂ ਮੁਕਤ ਹੈ', ਤੂੰ ਸਦਾ 
ਸਦੀਵੀ ਹੈਂ, ਤੂੰ ਲਿਖਿਆ ਨਹੀਂ ਜਾ ਸਕਦਾ, ਤੂੰ ਵੇਖਿਆ ਨਹੀਂ _ਜਾ _ਸਕਦਾ।੧੩੮। (ਹੇ 
ਪ੍ਰਭੂ!) ਤੂੰ ਲੇਖੇ ਤੋਂ ਬਾਹਰ ਹੈ, ਤੂੰ ਭੇਖਾਂ ਤੋਂ ਰਹਿਤ ਹੈਂ, ਤੈਨੂੰ ਕੋਈ ਡਿਗਾ (ਢਾਹ) ਨਹੀਂ 
ਸਕਦਾ _(ਜਾਂ _ਤੇਰਾ ਕੋਈ _ਕੰਢਾ ਜਾਂ ਕਿਨਾਰਾ ਨਹੀਂ ਹੈ), ਤੇਰਾ ਕੋਈ _ਪਾਰਾਵਾਰ ਨਹੀਂ 


<. 


ਹੈ।੧੩੯। (ਹੇ ਪ੍ਰਭੂ!) ਤੂੰ ਜਨਮ ('ਸੰਭ”) ਤੋਂ ਰਹਿਤ ਹੈਂ, ਤੂੰ _(ਮਨ-ਬਾਣੀ ਦੀ) ਪਹੁੰਚ ਤੋਂ 


ਪਰੇ ਹੈਂ, ਤੂੰ ਗਿਣਤੀ ਦੀ ਸੀਮਾ ਤੋਂ ਪਰੇ ਹੈਂ, ਤੇਰਾ ਕੋਈ ਆਦਿ ਨਹੀਂ ਹੈ।੧੪0। (ਹੇ 
ਪ੍ਰਭੂ!) ਤੂੰ ਸਦੀਵੀ ਰੂਪ _ਵਾਲਾ ਹੈਂ, ਤੂੰ ਸਦਾ _ਕਾਇਮ-ਦਾਇਮ ਹੈਂ, ਤੂੰ _ਜਨਮ-ਮਰਨ ਤੋਂ 


ਮੁਕਤ _ਹੈੱ, ਤੂੰ ਸਦਾ _ ਆਜ਼ਾਦ _ (ਸੁਤੰਤਰ) _ਹੈੱ।੧੪੧। 


ਚਰਘਟ ਛੰਦ/ ਤੇਲੀ /ਨਪਾ ਨਲ 

(ਹੇ ਪ੍ਰਭੂ!) ਤੂੰ ਸਭ ਨੂੰ ਮਾਰਨ ਵਾਲਾ ਹੈ, ਤੂੰ ਸਭ ਨੂੰ ਜਾਣਨ ਵਾਲਾ ਹੈ, ਸਭ 
ਵਿਚ ਪ੍ਰਸਿੱਧ _('ਖਿਆਤਾ”) ਹੈਂ, ਤੂੰ ਸਭ ਬਾਰੇ ਜਾਣਕਾਰ _ਹੈਂ।੧੪੨। (ਹੇ ਪੁਭੂ!) ਸਭ 
ਦਾ ਜੀਵਨ _ਲੈਣ ਵਾਲਾ _ਅਤੇ _ਸਭ _ਦਾ _ਕਰਤਾ ਹੈਂ, ਤੂੰ ਸਭ _ਦਾ ਪ੍ਰਾਣ (ਜੀਵਨ) ਅਤੇ 


ਸਭ ਦਾ ਤ੍ਰਾਣ (ਬਲ) ਹੈਂ।੧੪੩। (ਹੇ ਪ੍ਰਭੂ!) ਤੂੰ ਸਭ _ਦਾ _ਕਰਮ-ਸਰੂਪ ਹੈ', ਤੂੰ ਸਭ ਧਰਮਾਂ 


ਵਿਚ _ ਮੌਜੂਦ ਹੈਂ; `ਤੂੰ ਸਭ ਨਾਲ _ਸੰਸੁਕਤ ਹੈਂ ਅਤੇ _ਸਾਰਿਆਂ ਤੋਂ ` ਮੁਕਤ _ਹੈਂ।੧੪੪। 


004 0005 


੧੨ ਸੀ _ਦਸਮ-ਗੁੰਥ _ਸਾਹਿਬ 


ਰਲਾਵਲ _ਛੰਦ/ _ ਤੂਪੁਸ਼/ਦ 
ਨਮੋ _ਨਰਕ _ ਨਾਸੇ। _ਸਦੈਵੰ _ਪੁਕਾਸੇ। 
ਅਨੰਗੰ' _ਸਰੂਪੇ। _ ਅਭੰਗੰ” _ਬਿਭੂਤੇ। _੧। _ ੧੪੫। 
ਪ੍ਰਮਾਥੰ _ਪੁਮਾਥੇ। _ਸਦਾ _ਸਰਬ _ ਸਾਥੇ। 
ਅਗਾਧ _ ਸਰੂਪੇ। _ਨ੍ਰਿਬਾਧ _ਬਿਭੂਤੇ। _੨। _ ੧੪੬। 
ਅਨੰਗੀ _ਅਨਾਮੇ। _ਤ੍ਰਿਭੰਗੀ `ਤ੍ਰਿਕਾਮੇ। 
ਨ੍ਰਿਭੰਗੀ _ਸਰੂਪੇ। _ਸਰਬੰਗੀ _ਅਨੂਪੇ। _੩। _ ੧੪੭। 
ਨ ਪੌਤ੍ਰੈ ਨ ਪੁਤੈ। ਨ ਸਤ੍ਰੈ ਨ ਮਿਤ੍ਰੈ 
ਨ ਤਾਤੈ ਨ ਮਾਤੈ। ਨ ਜਾਤੈ ਨ ਪਾਤੈ। _੪। _੧੪੮। 
ਨ੍ਰਿਸਾਕੰ _ਸਰੀਕ _ਹੈਂ। _ਅਮਿਤੋ _ਅਮੀਕ _ਹੈ'। 
ਸਦੈਵੰ ਪੂਰ੍ਭਾ ਹੈੱ। _ਅਜੈ ਹੈਂ _ਅਜਾ ਹੈਂ! ੫। ੧੪੯। 
ਭਕਾਵਤਾ _ਛੰਦਾ/ _ ਤੂਪੁਸ਼/ਦ 
ਕਿ ਜਾਹਿਰ _ਜਹੂਰ ਹੈਂ। ਕਿ _ਹਾਜਿਰ ਹਜੂਰ _ਹੈਂ। 


ਹਮੇਸੁਲ _ਸਲਾਮ _ਹੈਂ। _ਸਮਸਤੁਲ ਕਲਾਮ _ਹੈਂ। _੧। _੧੫0। 


ਕਿ ਸਾਹਿਬ ਦਿਮਾਗ _ਹੈਂ। ਕਿ _ਹੁਸਨੁਲ _ਚਰਾਗ _ਹੈ। 


ਕਿ _ਕਾਮਲ ਕਰੀਮ ਹੈਂ। ਕਿ ਰਾਜਕ ਰਹੀਮ ਹੈਂ। ੨। _੧੫੧।₹ 


ਕਿ ਰੋਜੀ ਦਿਹਿੰਦ ਹੈਂ। ਕਿ ਰਾਜਕ ਰਹਿੰਦ ਹੈ 


ਕਰੀਮੁਲ ਕਮਾਲ ਹੈਂ! _ਕਿ _ਹੁਸਨੁਲ ਜਮਾਲ ਹੈਂ! _੩। _੧੫੨। 


ਗਨੀਮੁਲ _ਖਿਰਾਜ _ਹੈੱ। _ਗਰੀਬੁਲ _ ਨਿਵਾਜ _ ਹੈ] 


ਹਰੀਫੁਲ _ਸਿਕੰਨ _ਹੈੱ। _ਹਿਰਾਸੁਲ _ਫਿਕੰਨ ਹੈਂ। _੪। _ ੧੫੩। 


ਕਲੰਕੰ _ਪੁਣਾਸ _ਹੈਂ। _ਸਮਸਤੁਲ ਨਿਵਾਸ _ ਹੈ] 


ਅਗੰਜੁਲ _ਗਨੀਮ _ਹੈਂ। _ਰਜਾਇਕ _ਰਹੀਮ _ਹੈ। _੫। _੧੫੪। 


ਸਮਸਤੁਲ ਜੁਬਾਂ ਹੈਂ। ਕਿ _ਸਾਹਿਬ _ਕਿਰਾ ਹੈਂ। 


ਕਿ ਨਰਕੰ _ਪੁਣਾਸ ਹੈੱ। _ਬਹਿਸਤੁਲ ਨਿਵਾਸ ਹੈਂ _੬। _੧੫੫। 


ਕਿ _ਸਰਬੁਲ _ਗਵੰਨ _ਹੈਂ। _ਹਮੇਸੁਲ _ਰਵੰਨ ਹੈ। 


ਤਮਾਮੁਲ _ਤਮੀਜ _ਹੈਂ। _ਸਮਸਤੁਲ _ ਅਜੀਜ _ਹੈਂ। _੭। _ ੧੫੬। 


ਪਰੰ ਪਰਮ _ਈਸ _ਹੈਂ। _ਸਮਸਤੁਲ _ਅਦੀਸ ਹੈਂ] 
ਅਦੇਸੁਲ _ਅਲੇਖ _ਹੈਂ। _ਹਮੇਸੁਲ _ਅਭੇਖ _ਹੈਂ। _੮। _੧੫੭। 
ਜਮੀਨੁਲ ਜਮਾਂ ਹੈਂ! _ਅਮੀਕੁਲ" _ਇਮਾਂ ਹੈ'। 


ਕਰੀਮੁਲ ਕਮਾਲ ਹੈਂ। ਕਿ ਜੁਰਅਤ ਜਮਾਲ ਹੈਂ। _੯। _੧੫੮। 


ਕਿ ਅਚਲੰ ਪੁਕਾਸ ਹੈਂ। ਕਿ _ਅਮਿਤੋ _ਸੁਬਾਸ ਹੈਂ] 
ਕਿ ਅਜਬ ਸਰੂਪ ਹੈਂ। ਕਿ ਅਮਿਤੋ_ਬਿਭੂਤਿ ਹੈਂ। ੧0। ੧੫੯। 


੧ ਅਨੰਗੀ” ੨. 'ਅਭੰਗੀ” ੩. ਕਈ ਬੀੜਾਂ ਵਿਚ ਇਥੇ ਛੰਦ ਅੰਕ ਨ ਦੇ ਕੇ ਔਠ ਚਰਣਾਂ ਤੋਂ ਬਾਦ ਛੰਦ 
“ਅਨੀਕੁਲ” 


ਅੰਕ _੧੫0 ਦਿੱਤਾ ਹੋਇਆ ਹੈ ਜਿਸ ਕਰਕੇ ਛੰਦ ਗਿਣਤੀ ਇਕ ਘਟ ਹੋ ਗਈ ਹੈ 


੪. 


ਜਾਪੁ _ਸਾਹਿਬ ੧੨ 


ਰਸ਼ਾਫਲ ਛੰਦ/ ਤੇਗ ,ਨੁਪਾ ਨਾਲ 

ਹੇ ਨਰਕਾਂ ਨੂੰ ਨਸ਼ਟ ਕਰਨ ਵਾਲੇ! ਹੇ ਸਦਾ ਪ੍ਰਕਾਸ਼ਿਤ ਰਹਿਣ ਵਾਲੇ! ਹੇ _ਸ਼ਰੀਰ- 
ਰਹਿਤ ਰੂਪ ਵਾਲੇ! ਹੇ ਨਸ਼ਟ ਨ ਹੋਣ ਵਾਲੀ ਸੰਪਤੀ ਵਾਲੇ! (ਤੈਨੂੰ) ਨਮਸਕਾਰ _ਹੈ।੧੪੫। 
ਹੇ ਦੁਖ ਦੇਣ ਵਾਲਿਆਂ ਨੂੰ ਨਸ਼ਟ ਕਰਨ ਵਾਲੇ! ਹੇ ਸਦਾ _ਸਭ ਦੇ _ਮੌਦਦਗਾਰ ਹੋਣ ਵਾਲੇ! 
ਹੇ ਸਦਾ _ਅਗਾਧ _ ਸਰੂਪ _ਵਾਲੇ! ਹੇ ਨਿਰਵਿਘਨ _ ਸੰਪੱਤੀ ਵਾਲੇ! (ਤੈਨੂੰ ਨਮਸਕਾਰ 
ਹੈ)।੧੪੬। ਹੇ ਅੰਗ (ਸ਼ਰੀਰ) ਅਤੇ ਨਾਮ ਤੋਂ ਰਹਿਤ! ਹੇ ਤਿੰਨਾਂ _ ਲੋਕਾਂ ਨੂੰ ਨਸ਼ਟ ਕਰਨ 
ਵਾਲੇ _ਅਤੇ ਤਿੰਨਾਂ _ਦੀਆਂ ਕਾਮਨਾਵਾਂ ਪੂਰੀਆਂ _ਕਰਨ _ਵਾਲੇ! ਹੇ _ਅਵਿਨਾਸ਼ੀ _ਸਰੂਪ ਵਾਲੇ! 
ਹੇ ਸਾਰਿਆਂ ਦੇ ਸਾਥੀ ਅਤੇ ਉਪਮਾ ਤੋਂ ਰਹਿਤ! (ਤੈਨੂੰ ਨਮਸਕਾਰ _ਹੈ)।੧੪੭। (ਹੇ ਪ੍ਰਭੂ!) 
ਤੇਰਾ ਨ ਕੋਈ ਪੁੰਤਰ ਹੈ ਅਤੇ ਨ ਹੀ_ਪੋਤਰਾ, ਨ ਕੋਈ ਵੈਰੀ ਹੈ ਅਤੇ ਨ ਹੀ ਕੋਈ ਮਿਤਰ 
ਹੈ, ਨ ਤੇਰਾ ਕੋਈ ਪਿਤਾ ਹੈ ਨ ਮਾਤਾ, ਨ ਤੇਰੀ ਕੋਈ ਜਾਤਿ ਹੈ ਅਤੇ ਨ ਹੀ 
ਭਾਈਚਾਰਾ।੧੪੮। (ਹੇ _ ਪ੍ਰਭੂ!) ਤੇਰਾ ਨ ਤਾਂ ਕੋਈ ਸਾਕ ਹੈ, ਨ ਹੀ ਸ਼ਰੀਕ ਹੈ, ਤੂੰ ਅਮਿਤ 
ਅਤੇ ਅਪਾਰ ਹੈਂ, __ ਤੂੰ ਸਦਾ _ਪ੍ਰਕਾਸ਼ਮਾਨ ਹੈਂ, ਤੂੰ _ਅਜਿਤ _ਅਤੇ _ਅਜਨਮਾ _ਹੈਂ!੧੪੯। 
ਭਗਾਵਤਾੀ ਛੰਟ/ ਤੇਲੀ /ਨੁਆਾ ਨਾਲ 

(ਹੇ ਪੂਭੂ!) ਤੂੰ ਪ੍ਰਗਟ ਰੂਪ ਵਿਚ ਪ੍ਰਕਾਸ਼ਮਾਨ ਹੈਂ, ਤੂੰ ਸਾਹਮਣੇ ਮੌਜੂਦ ਹੈ, ਤੂੰ ਹਮੇਸ਼ਾ 
ਸਲਾਮਤ ਹੈਂ ਅਤੇ ਸਭ ਵਿਚ ਤੇਰੇ ਹੀ ਬੋਲ (ਕਲਾਮ') `ਹਨ।੧੫0। (ਹੇ  ਪੁਭੂ!) ਸ੍ਰੇਸ਼ਨ 


ਚ 


ਬੁੱਧੀ ਦਾ ਮਾਲਕ ਹੈਂ, ਤੂੰ ਹੁਸਨ ਦਾ ਦੀਪਕ ਹੈਂ, ਤੂੰ ਪਰਮ ਬਖਸ਼ਿੰਦ ਹੈਂ, ਤੂੰ `ਰੋਜ਼ੀ ਦੇਣ 
ਵਾਲਾ ਦਿਆਲੂ _ਹੈਂ।੧੫੧। (ਹੇ ਪੂਭੂ!) ਤੂੰ ਰੋਜ਼ੀ ਦੇਣ ਵਾਲਾ ਹੈਂ, ਤੂੰ ਮੁਕਤੀ ਪੂੁਦਾਨ ਕਰਨ 


ਵਾਲਾ ਦਇਆਵਾਨ ਹੈ, ਤੂੰ _ਸ੍ਰੇਸ਼ਠ ('ਕਮਾਲ”) ਕ੍ਰਿਪਾਲੂ ਹੈ', ਤੂੰ ਅਤਿਅੰਤ ਸੁੰਦਰ ਹੈੱ।੧੫੨। 
(ਹੇ ਪ੍ਰਭੂ!) ਤੂੰ ਵੈਰੀਆਂ ਤੋਂ ਵੀ ਕਰ ਵਸੂਲਣ ਵਾਲਾ ਹੈਂ (ਅਰਥਾਤ ਸਭ ਨੂੰ ਅਧੀਨ ਰਖਣ 
ਵਾਲਾ ਹੈਂ), ਤੂੰ ਗ਼ਰੀਬਾਂ ਨੂੰ 

ਨੂੰ ਪਰੇ _ਸੁਟਣ ਵਾਲਾ ('ਫਿਕੰਨ”) ਹੈਂ।੧੫੩। (ਹੇ ਪ੍ਰਭੂ!) ਤੂੰ ਕਲੰਕ ਨੂੰ ਨਸ਼ਟ ਕਰਨ _ਵਾਲਾ 


ਨੂ 
ਹੈਂ, ਤੂੰ ਸਾਰਿਆਂ ਵਿਚ _ਵਸਦਾ ਹੈ, ਤੂੰ ਵੈਰੀਆਂ ('ਗਨੀਮ”) ਤੋਂ ਨਸ਼ਟ ਹੋਣ ਵਾਲਾ ਨਹੀਂ 
ਹੈੱ 


“ 045 


ਨੂੰ _ਵਡਿਆਉਣ ਵਾਲਾ ਹੈਂ, ਤੂੰ ਵੈਰੀਆਂ ਦਾ ਨਾਸ਼ਕ ਹੈਂ, ਤੂੰ ਭੈ 


 _ ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਮਿਹਰਬਾਨ ਹੈਂ।੧੫੪। (ਹੇ ਪੁਭੂ!) ਤੂੰ ਸਾਰਿਆਂ ਦੀ 


ਬੋਲੀ ਹੈਂ (ਅਰਥਾਤ ਸਭ ਵਿਚ ਤੂੰ ਹੀ ਬੋਲ ਰਿਹਾ ਹੈਂ), ਤੂੰ ਸ਼ੁਭ ਸ਼ਗਨਾਂ _('ਕਿਰਾ”) ਦਾ 


ਸੁਆਮੀ ਹੈ, ਤੂੰ ਨਰਕਾਂ ਨੂੰ ਨਸ਼ਟ ਕਰਨ _ਵਾਲਾ ਹੈਂ, ਤੂੰ ਬਹਿਸ਼ਤ (ਸੁਅਰਗ) ਵਿਚ ਨਿਵਾਸ 


ਕਰਦਾ ਹੈ'।੧੫੫। 


(ਹੇ ਪ੍ਰਭੂ!) ਤੂੰ ਸਭ _ਵਿਚ _ਗਮਨ _ਕਰਦਾ ਹੈ, ਤੂੰ ਹਮੇਸ਼ਾ (ਸਭ _ਵਿਚ) ਵਿਆਪਤ 
ਹੋਣ ਵਾਲਾ ਹੈਂ, ਤੂੰ ਸਭ ਦੀ ਪਛਾਣ ਰਖਦਾ ਹੈਂ, ਤੂੰ ਸਭ ਦਾ ਪਿਆਰਾ _ਹੈਂ।੧੫੬। (ਹੇ 
ਪ੍ਰਭੂ!) ਤੂੰ ਪਰਮ ਸ੍ਰੇਸ਼ਠ ਸੁਆਮੀ ਹੈਂ, ਤੂੰ ਸਭ ਲਈ ਅਦ੍ਰਿਸ਼ ਹੈਂ, ਤੂੰ ਦੇਸਾਂ ਤੋਂ ਰਹਿਤ ਅਤੇ 
ਲੇਖੇ ਤੋਂ ਰਹਿਤ ੈਂ, ਤੂੰ ਸਦਾ ਭੇਖਾਂ ਤੋਂ ਰਹਿਤ ਹੈਂ।੧੫੭। (ਹੇ ਪੁਭੂ!) ਤੂੰ `ਧਰਤੀ ਅਤੇ 
 _ ਤੂੰ ਸਾਹਸ ('ਜੁਰਅਤ”) ਦਾ ਤੇਜ ਹੈਂ।੧੫੮। (ਹੇ ਪ੍ਰਭੂ!) 


ਹੈੱ 
ਹੈਂ, ਤੂੰ ਅਮਿਤ ਸੁਗੰਧ ਵਾਲਾ ਹੈਂ, ਤੂੰ ਅਦਭੁਤ ਰੂਪ _ਵਾਲਾ ਹੈ, 
ਹੈ” 


ਨਾ 
ਨ 
੩ ਕੁ 


ਸੀ _ਦਸਮ-ਗ੍ਰੰਥ _ਸਾਹਿਬ 


ਕਿ ਅਮਿਤੋ ਪਸਾ ਹੈ'। 
ਕਿ ਅਚਲੰ ਅਨੰਗ ਹੈ| 


ਕਿ ਆਤਮ ਪੂਭਾ ਹੈਂ] 
ਕਿ _ਅਮਿਤੋ ਅਭੰਗ ਹੈ'। 


੭ਧੁਭਾਨ _ਛੰਟ/ _ ਤੂਪੁਸ਼?ਦ 


ਮੁਨਿ _ਮਨਿ _ਪੁਨਾਮ। 
ਅਰਿ _ਬਰ _ ਅਗੰਜ। 
ਅਨ _ ਗਨ ਪੁਨਾਮ। 


ਹਰਿ ਨਰ _ਅਖੰਡ। 
ਅਨਭਵ _ਅਨਾਸ। 


ਗੁਨਿ _ਗਨ ਪੁਨਾਮ। 


ਅਨਛਿਜ _ ਅੰਗ। 
ਉਪਮਾ __ ਅਪਾਰ। 
ਜਲ ਥਲ _ ਅਮੰਡ। 
ਜਲ ਥਲ _ ਮਹੰਤ। 


ਅਨਭਵ _ਅਨਾਸ। 


ਓਅੰਕਾਰ _ਆਦਿ। 


ਖਲ _ਖੰਡ _ਖਿਆਲ। 


ਘਰਿ _ ਘਰਿ ਪੁਨਾਮ। 
ਆਜਿਜ _ਨ _ਬਾਤ। _੮। 
ਅਨਰੰਜ _ਬਾਤ। 

ਅਨਠਟ _ ਅਪਾਰ। _੯। 
ਅਤਿ _ ਢੀਠ _ ਕਰਮ। 
ਦਾਤਾ _ਮਹੰਤ। _ ੧0। 


ਅਨਛਿਜ _ ਗਾਤ। 
ਅਨਝੰਝ _ਗਾਤ। 
ਅਨਟੁਟ _ ਭੰਡਾਰ। 
ਆਡੀਠ _ ਧਰਮ। 
ਅਨਬੂਣ _ ਅਨੰਤ। 


ਗਨ _ ਛੌਲ _ਅਨਾ _ਛੱਦ/ 


ਕਰੁਣਾਲਯ _ ਹੈ] 
ਖਲ _ ਖੰਡਨ ਹੈ] 


ਦਿਸ _ਵਿਸ _ਬਿਅੰਤ। 


ਗੁਨਿ ਗਨ _ ਮੁਦਾਮ। 
"ਹਰਿ _ਨਰ _ ਪ੍ਰਭੰਜ”। 
ਮੁਨਿ ਮਨਿ _ਸਲਾਮ। 
ਬਰ _ਨਰ _ਅਮੰਡ। _੨। 


ਮੁਨਿ _ਮਨਿ _ਪ੍ਰਕਾਸ। 
ਜਲ ਥਲ _ਮੁਦਾਮ। _੩। 

ਆਸਨ _ ਅਭੰਗ। 

ਗਤਿ _ ਮਿਤਿ _ਉਦਾਰ। 


ਦਿਸ ਵਿਸ _ਅਭੰਡ। 


ਧ੍ਰਿਤ ਧਰ _ ਧੁਰਾਸ। 
ਆਜਾਨ _ਬਾਹੁ। _ ਏਕੈ _ਸਦਾਹੁ। _੬। _ ੧੬੬। 


ਕਥਨੀ _ ਅਨਾਦਿ। 


ਗੁਰ ਬਰ _ਅਕਾਲ। ੭। 


ਚਿਤ _ ਚਰਨ _ ਨਾਮ। 


ਫ਼“ 


ਅਰਿ _ਘਾਲਯ _ ਹੈ। 
ਮਹਿ ਮੌਡਨ ਹੈਂ। _੧। _੧੭੧। 


ਜਗਤੇਸੂਰ _ਹੈੱ। ਪਰਮੇਸਰ _ਹੈ'। 


ਕਲਿ ਕਾਰਣ ਹੈਂ। 


ਧ੍ਰਿਤ ਕੇ ਧਰਣ ਹੈਂ] 


ਮਨ _ਮਾਨਿਯ ਹੈਂ। 


ਸਰਬ _ਉਬਾਰਣ ਹੈਂ] 


ਜਗ ਕੇ ਕਰਣ ਹੈ] 


ਜਗ _ਜਾਨਿਯ _ਹੈਂ। _੩। 


ਸਰਬੰ ਭਰ ਹੈੱ। ਸਰਬੰ ਕਰ ਹੈਂ। 


ਸਰਬ _ਪਾਸਿਯ ਹੈ। 


“ਨਰ _ਬਰ _ਅਭੰਜ? 


ਸਰਬ _ਨਾਸਿਯ _ਹੈੱ। _੪। 


੪| 


ਪ। 


ਤ੫ਸ਼ਾਂਦ 


ਵੇ 


੧੧। 


੧੬0। 


੧੬੧। 


੧੬੨। 


੧੬੩। 


੧੬੪। 


੧੬੫। 


੧੬੭। 


੧੬੮। 


੧੬੯। 


੧20। 


੧੭੨। 


੧੭੩। 


੧੭੪। 


ਜਾਪੁ _ਸਾਹਿਬ ੧ ੩ 


(ਹੇ ਪ੍ਰਭੂ!) ਤੂੰ ਅਸੀਮ ਪਸਾਰ ਵਾਲਾ ਹੈਂ, ਤੂੰ ਆਪਣੇ ਆਪ ਪ੍ਰਕਾਸ਼ਵਾਨ ਹੈਂ, ਤੂੰ 


ਅਚਲ _ ਅਤੇ _ਸ਼ਰੀਰ-ਰਹਿਤ _ਹੈ', ਤੂੰ ਅਨੰਤ _ਅਤੇ _ ਅਵਿਨਾਸ਼ੀ _ਹੈਂ।੧੬0। 


੭ਹਭਾਰ ਛੰਦ/ ਤਲੀ /ਉਪਾ ਨਾਲ 

(ਹੇ ਪ੍ਭੂ!)ਤੈਨੂੰ ਮੁਨੀ ਮਨ ਵਿਚ ਪ੍ਰਨਾਮ _ਕਰਦੇ ਹਨ, ਤੂੰ ਸਦਾ ਗੁਣਾਂ ਦਾ ਸੁਆਮੀ 
ਹੈ, ਤੂੰ ਵੱਡੇ ਵੈਰੀਆਂ ਲਈ ਵੀ ਅਜਿਤ ਹੈ, ਹੇ ਹਰਿ! (ਤੂੰ) ਸਭ ਮਨੁੱਖਾਂ ਨੂੰ ਨਸ਼ਟ ਕਰਨ 
ਦੇ ਸਮਰਥ _ਹੈਂ।੧੬੧। (ਹੇ ਪ੍ਰਭੂ!) _ਤੈਨੂੰ _ਅਨੇਕ _ਜੀਵ _ਜੁਹਾਰ _ਕਰਦੇ __ਹਨ, ਤੈਨੂੰ ਮੁਨੀ 
ਲੋਕ ਮਨ ਵਿਚ ਪੁਨਾਮ ਕਰਦੇ ਹਨ, ਹੇ ਹਰਿ! (ਤੂੰ) ਨ ਖੰਡਿਤ ਕੀਤੇ ਜਾ ਸਕਣ _ਵਾਲਾ 
ਨਰ __ ਸ੍ਰੇਸ਼ਠ ਹੈ, ਤੂੰ ਬਿਨਾ ਸਥਾਪਿਤ ਕੀਤੇ ਸ੍ਰੇਸ਼ਠ ਪੁਰਸ਼ ਹੈੱ।੧੬੨। (ਹੇ ਪ੍ਰਭੂ!) ਤੂੰ ਨ 


ਨਸ਼ਟ _ਹੋਣ _ਵਾਲੇ _ਸੁਤਹ ਗਿਆਨ ਵਾਲਾ ਹੈ, ਤੂੰ _ਮੁਨੀਆਂ ਦੇ ਮਨ ਦਾ ਪ੍ਰਕਾਸ਼ (ਗਿਆਨ) 
ਵੀ ਹੈਂ, ਹੇ ਗੁਣਾਂ ਦੇ ਭੰਡਾਰ! (ਤੈਨੂੰ ਮੇਰਾ) ਪ੍ਰਨਾਮ ਹੈ, ਤੂੰ ਜਲ ਥਲ ਵਿਚ ਸਦਾ ਮੌਜੂਦ 
ਹੈਂ। _੧੬੩। (ਹੇ ਪ੍ਰਭੂ!) ਤੇਰਾ _ਸਰੂਪ _ਛਿਜਣ _ਵਾਲਾ _ਨਹੀਂ_ ਹੈ, ਤੇਰਾ ਆਸਨ _ਅਚਲ ਹੈ, 
ਤੇਰੀ ਉਪਮਾ _ਅਪਾਰ _ਹੈ, ਤੇਰੀ _ਚਾਲ ਅਤੇ _ਸੀਮਾ _ਅਤਿ _ਉਦਾਰ _ਹੈ।੧੬੪। (ਹੇ ਪ੍ਰਭੂ!) 
ਤੂੰ ਜਲ-ਥਲ _ਵਿਚ _ਸ਼ੋਭਾਇਮਾਨ ਹੈਂ, ਤੂੰ _ਦਿਸ਼ਾ-ਵਿਦਿਸ਼ਾ ਵਿਚ _ਅਨਿੰਦ ਹੈਂ, ਤੂੰ _ਜਲ-ਥਲ 
ਦਾ ਸੁਆਮੀ ਹੈਂ, ਤੂੰ _ਦਿਸ਼ਾ-ਵਿਦਿਸ਼ਾ _ਵਿਚ _ਬਿਨਾ _ਅੰਤ ਦੇ _ਹੈਂ।੧੬੫। 

(ਹੇ ਪ੍ਰਭੂ!) _ਤੇਰਾ _ਸੁਤਹ ਗਿਆਨ _ਨਸ਼ਟ _ਹੋਣ ਵਾਲਾ ਨਹੀਂ, ਤੂੰ _ਧੀਰਜ-ਧਾਰੀਆਂ 
ਦਾ ਧੁਰਾ ਹੈਂ, ਤੂੰ ਦੇਵਤਿਆਂ ਦਾ ਪ੍ਰੇਰਕ ਹੈੱ'__(ਜਾਂ ਗੋਡਿਆਂ _ਤਕ ਲੰਬੀਆਂ _ਭੁਜਾਵਾਂ _ਵਾਲਾ 
ਹੈਂ), ਤੂੰ ਸਦਾ ਇਕੋ ਇਕ ਹੈਂ।੧੬੬। (ਹੇ ਪ੍ਰਭੂ!) ਤੂੰ ਆਦਿ ਤੋਂ ਓਅੰਕਾਰ ਸਰੂਪ ਹੈ, ਤੇਰਾ 
ਵਰਣਨ ਕਥਨ ਤੋਂ ਪਰੇ ਹੈ, ਤੂੰ ਫੁਰਨੇ ਵਿਚ ਹੀ ਦੁਸ਼ਟਾਂ (“ਖਲ”) ਨੂੰ ਨਸ਼ਟ ਕਰ _ਸਕਦਾ 
ਹੈਂ, ਤੂੰ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ___ ਹੈਂ।੧੬੭। 

(ਹੇ ਪੂਭੂ!) ਤੈਨੂੰ ਘਰ ਘਰ _ਵਿਚ ਪ੍ਰਨਾਮ ਹੁੰਦਾ ਹੈ, (ਹਰ ਇਕ ਜੀਵ ਦੇ) ਚਿੱਤ 
ਵਿਚ ਤੇਰੇ ਚਰਨਾਂ ਦਾ ਧਿਆਨ ਅਤੇ ਤੇਰੇ ਨਾਮ _ਦਾ ਸਿਮਰਨ ਹੈ, ਤੇਰਾ ਸ਼ਰੀਰ ਕਦੇ ਨਾਸ਼ 
ਹੋਣ ਵਾਲਾ ਨਹੀਂ ਹੈਂ, ਤੂੰ ਕਿਸੇ ਗੱਲ ਲਈ _ਵੀ ਅਸਮਰਥ _(ਆਜਿਜ਼) ਨਹੀਂ।੧੬੮। (ਹੇ 
ਪ੍ਰਭੂ!) ਤੂੰ ਅਡੋਲ ਸ਼ਰੀਰ ਵਾਲਾ ਹੈ, ਤੂੰ ਕਿਸੇ ਵੀ ਗੱਲ ਤੇ ਕ੍ਰੋਧਿਤ ਨਹੀਂ ਹੁੰਦਾ, ਤੂੰ ਅਮੁਕ 


ਭੰਡਾਰ ਵਾਲਾ ਹੈ, ਤੂੰ ਨ ਸਥਾਪਿਤ ਕੀਤਾ ਜਾ ਸਕਣ _ਵਾਲਾ ਅਪਾਰ ਹੈਂ।੧੬੯। (ਹੇ ਪ੍ਰਭੂ!) 


ਤੂੰ ਅਦ੍ਰਿਸ਼ਟ ਕਰਤੱਵ (“ਧਰਮ”) ਵਾਲਾ ਹੈਂ, ਤੇਰੇ _ ਕਰਮ ਬੜੇ ਦ੍ਰਿੜ੍ਹ ਹਨ, ਤੈਨੂੰ ਕੋਈ ਸਟ 
ਨਹੀਂ _ਮਾਰ _ਸਕਦਾ, ਤੂੰ ਅਨੰਤ ਹੈ, __ ਤੂੰ ਮਹਾਨ _ਦਾਤਾ _ਹੈਂ1੧੭0। 


ਗੰਨ ਘੋਲ ਮਨਾ ਛੱਟ/ ਤੇਲੀ /ਕੈਆਾ ਨਾਲ 

(ਹੇ ਪ੍ਰਭੂ!) ਤੂੰ ਕ੍ਰਿਪਾ (“ਕਰੁਣਾ”) ਦਾ ਘਰ ਹੈ, ਤੂੰ ਦੁਸ਼ਮਣਾਂ ਦਾ ਨਾਸ਼ ਕਰਨ _ਵਾਲਾ 
ਹੈ, ਤੂੰ ਦੁਸ਼ਟਾਂ ਨੂੰ ਮਾਰਨ _ਵਾਲਾ_ ਹੈ, ਤੂੰ ਧਰਤੀ ਦਾ ਸ਼ਿੰਗਾਰ ਹੈਂ।੧੭੧। (ਹੇ ਪੁਭੂ!) ਤੂੰ 
ਜਗਤ ਦਾ ਸੁਆਮੀ ਹੈ, ਤੂੰ _ ਸ੍ਰੇਸ਼ਠ ਈਸ਼ਵਰ ਹੈ, ਤੂੰ _ਕਲ-ਕਲੇਸ਼ ਦਾ ਮੂਲ ਕਾਰਨ ਹੈ, 
ਤੂੰ ਸਭ ਨੂੰ ਬਚਾਉਣ _ਵਾਲਾ ਹੈਂ।੧੭੨। (ਹੇ ਪ੍ਰਭੂ!) ਤੂੰ ਧਰਤੀ ਨੂੰ ਧਾਰਨ _ਕਰਨ _ਵਾਲਾ 
(ਸਹਾਰਾ) ਹੈ, ਤੂੰ ਜਗਤ _ਦਾ _ਕਾਰਨ ਸਰੂਪ ਹੈਂ, ਤੈਨੂੰ ਸਾਰੀ ਸ੍ਰਿਸ਼ਟੀ ਮਨ ਵਿਚ ਮੰਨਦੀ 
ਹੈ, ਤੂੰ ਜਗਤ ਦੁਆਰਾ _ਜਾਣਨ ਯੋਗ _ਹੈਂ।੧੭੩। (ਹੇ ਪ੍ਰਭੂ!) ਤੂੰ ਸਭ _ਦੀ _ਪਾਲਨਾ ਕਰਨ 
ਵਾਲਾ ਹੈ, ਤੂੰ ਸਭ _ਦਾ ਕਰਤਾ ਹੈਂ, ਤੂੰ ਸਭ ਦੇ ਕੋਲ ਹੈਂ, _ ਤੂੰ ਸਭ ਦਾ ਸੰਘਾਰਕ ਵੀ 
ਹੈ'।੧੭੪। 


ਸੀ _ਦਸਮ-ਗ੍ਰੰਥ _ਸਾਹਿਬ 


ਕਰੁਣਾਕਰ _ਹੈਂ। _ਬਿਸੂਹੰਭਰ _ਹੈਂ'। 

ਸਰਬੇਸ੍ੂਰ _ਹੈਂ। _ਜਗਤੇਸੂਰ _ਹੈਂ। _੫। _੧੭੫। 
ਬੁਹਮੰਡਸ ਹੈਂ। _ਖਲ _ਖੰਡਸ ਹੈਂ] 

ਪਰ ਤੇ ਪਰ ਹੈਂ। ਕਰੁਣਾਕਰ ਹੈਂ! _੬। _੧੭੬। 
ਅਜਪਾ _ਜਪ ਹੈਂ! _ਅਥਪਾਂ _ਥਪ ਹੈੱ। 

ਅਕ੍ਰਿਤਾਕ੍ਰਿਤ _ਹੈਂ। _ਅਮਿਰਿਤਾਮ੍ਰਿਤ ਹੈਂ! _੭। _ ੧੭੭। 
ਅਮ੍ਰਿਤਾਮ੍ਰਿਤ _ਹੈਂ। _ ਕਰੁਣਾ ਕ੍ਰਿਤ _ਹੈਂ'। 
ਅਕ੍ਰਿਤਾਕ੍ਰਿਤ ਹੈੱ। _ਧਰਣੀ ਧ੍ਰਿਤ ਹੈਂ। _੮। _੧੭੮। 
ਅਮਿਤੇਸੂਰ _ਹੈਂ। _ਪਰਮੇਸੂਰ _ ਹੈ'। 

ਅਕ੍ਰਿਤਾਕ੍ਰਿਤ _ਹੈੱ। _ਅਮਿਰਿਤਾਮ੍ਰਿਤ ਹੈਂ! _੯। _੧੭੯। 
ਅਜਬਾਕ੍ਰਿਤ _ਹੈ'। _ਅਮਿਰਿਤਾਮ੍ਰਿਤ ਹੈ] 

ਨਰ _ਨਾਇਕ ਹੈਂ। ਖਲ _ਘਾਇਕ _ਹੈਂ। _੧0। _੧੮0। 


ਬਿਸੰਭਰ _ਹੈੱ। _ਕਰੁਣਾਲਯ _ਹੈ'। 

ਨ੍ਹਿਪ ਨਾਇਕ ਹੈਂ। _ਸਰਬ _ਪਾਇਕ _ਹੈੱ। _੧੧। _੧੮੧। 

ਭਵ ਭੰਜਨ ਹੈਂ। _ਅਰਿ ਗੰਜਨ ਹੈ'। 

ਰਿਪੁ _ਤਾਪਨ _ਹੈਂ। ਜਪੁ _ਜਾਪਨ ਹੈਂ! _੧੨। ੧੮੨। 

ਅਕਲੈਕ੍ਰਿਤ _ਹੈੱ। _ਸਰਬਾਕ੍ਰਿਤ ਹੈੱ। 

ਕਰਤਾ ਕਰ _ਹੈਂ। _ਹਰਤਾ ਹਰਿ _ਹੈਂ। _੧੩। _੧੮੩। 

ਪਰਮਾਤਮ _ਹੈਂ। _ਸਰਬਾਤਮ _ ਹੈ'। 

ਆਤਮ ਬਸ _ਹੈਂ। ਜਸ ਕੇ ਜਸ ਹੈਂ। ੧੪। ੧੮੪। 
ਭੁਸ਼ੰਨਾ ਪੁਯਤ ਛੰਦ 

ਸੂਰਜ _ਸੂਰਜੇ ਨਮੋ ਚੰਦੂ _ ਚੈਦ੍ਹੇ। 

ਰਾਜ ਰਾਜੇ ਨਮੋ ਇੰਦੂ ਇੰਦ੍ੇ। 

ਅੰਧਕਾਰੇ _ਨਮੋ ਤੇਜ _ ਤੇਜੇ। 

ਬ੍ਰਿੰਦ ਬ੍ਰਿੰਦੇ ਨਮੋ ਬੀਜ _ਬੀਜੇ। _੧। _੧੮੫। 


ਨਮੋ _ਰਾਜਸੰ __ਤਾਮਸੰ ਸਾਂਤਿ _ਰੂਪੇ। 

ਨਮੋ ਪਰਮ _ਤਤੰ _ਅਤਤੰ _ਸਰੂਪੇ। 

ਨਮੋ ਜੋਗ _ਜੋਗੇ _ਨਮੋ _ ਗਿਆਨ _ਗਿਆਨੇ। 

ਨਮੋ ਮੌਤ _ਮੌਤ੍ਰੇ ਨਮੋ _ਧਿਆਨ _ਧਿਆਨੇ।੨।੧੮੬। 
ਨਮੋ ਜੁਧ _ਜੁਧੇ _ਨਮੋ _ਗਿਆਨੇ _ਗਿਆਨੇ। 

ਨਮੋ ਭੋਜ _ਭੋਜੇ ਨਮੋ ਪਾਨ ਪਾਨੇ। 

ਨਮੋ __ਕਲਹ _ ਕਰਤਾ _ਨਮੋ ਸਾਂਤਿ ਰੂਪੇ। 

ਨਮੋ ਇੰਦੂ ਇੰਦ੍ਰ _ਅਨਾਦੇ _ਬਿਭੂਤੇ। _੩। _੧੮੭। 


ਜਾਪੁ _ਸਾਹਿਬ ੧੪ 
(ਹੇ ਪ੍ਰਭੂ!) ਤੂੰ ਕ੍ਰਿਪਾ _('ਕਰੁਣਾ”) ਕਰਨ _ਵਾਲਾ ਹੈਂ, ਤੂੰ ਸੰਸਾਰ _ਦਾ _ਭਰਨ-ਪੋਸ਼ਣ 
ਕਰਨ _ਵਾਲਾ_ ਹੈ, ਤੂੰ ਸਭ _ਦਾ ਸੁਆਮੀ ਹੈਂ, ਤੂੰ ਜਗਤ ਦਾ ਈਸ਼ਵਰ (ਮਾਲਕ) ਹੈੱ।੧੭੫। 


(ਹੇ ਪ੍ਰਭੂ!) ਤੂੰ ਸਾਰੇ ਜਗਤ ਦਾ _ਜੀਵਨ-ਰੂਪ ਹੈਂ, ਤੂੰ ਦੁਸ਼ਟਾਂ ਦਾ ਨਾਸ਼ ਕਰਨ _ਵਾਲਾ_ ਹੈ, 
ਤੂੰ ਪਰੇ ਤੋਂ ਪਰੇ ਹੈ, ਤੂੰ ਕ੍ਰਿਪਾ _('ਕਰੁਣਾ`) _ਕਰਨ _ਵਾਲਾ _ਹੈਂ।੧੭੬। 

(ਹੇ _ ਪੂਭੂ!) ਤੂੰ ਜਪਾਂ ਤੋਂ ਪਰੇ ਹੈਂ (ਤੈਨੂੰ ਜਪਾਂ ਦੁਆਰਾ ਜਪਿਆ ਨਹੀਂ ਜਾ ਸਕਦਾ), 
ਤੂੰ ਸਥਾਪਨਾ ਤੋਂ ਪਰੇ __ ਹੈਂ (ਦੇਵ-ਮੂਰਤੀਆਂ ਵਾਂਗ _ਸਥਾਪਿਤ _ਨਹੀਂ__ਕੀਤਾ _ਜਾ ਸਕਦਾ), 
ਤੂੰ ਕੀਤੇ _ਜਾਣ ਤੋਂ ਪਰੇ ਹੈਂ (ਤੈਨੂੰ _ਬਣਾਇਆ-ਸਿਰਜਿਆ _ਨਹੀਂ_ਜਾ ਸਕਦਾ), ਤੂੰ ਮ੍ਰਿਤੂ 
ਤੋਂ ਪਰੇ _ਹੈੱ_ (ਅਮਿਤ _ਹੈਂ)।੧੭੭। (ਹੇ ਪ੍ਰਭੂ!) ਤੂੰ ਅਮਰ ਹੈਂ, ਤੂੰ ਕ੍ਰਿਪਾ ਸਰੂਪ ਹੈਂ, ਤੂੰ 
ਸਿਰਜਿਆ ਨਹੀਂ ਜਾ ਸਕਦਾ, _ਤੂੰ ਧਰਤੀ ਨੂੰ ਧਾਰਨ _ਕਰਨ _ਵਾਲਾ ਹੈਂ।੧੭੮। (ਹੇ ਪ੍ਰਭੂ!) 
ਜਾ _ਸਕਦਾ, ਤੂੰ _ਅਮਰਾਂ ਦਾ ਅਮਰ _ਹੈਂ।੧੭੯। (ਹੇ ਪੂਭੂ!) ਤੂੰ ਅਜੀਬ _ਸਰੂਪ _ਵਾਲਾ ਹੈ, 
ਤੂੰ ਅਮਰਾਂ ਦਾ ਵੀ ਅਮਰ ਹੈਂ; ਤੂੰ ਮਨੁੱਖਾਂ ਦਾ ਨਾਇਕ ਹੈ, ਤੂੰ ਦੁਸ਼ਟਾਂ ਦਾ _ਸੰਘਾਰਕ 
ਹੈ'।੧੮0। 

(ਹੇ ਪੁਭੂ!) ਤੂੰ ਸ੍ਰਿਸ਼ਟੀ ਦਾ _ਭਰਨ-ਪੌਸ਼ਣ _ਕਰਨ _ਵਾਲਾ_ਹੈੱ, ਤੂੰ ਕ੍ਰਿਪਾ (ਕਰੁਣਾ) 


ਦਾ ਘਰ ਹੈਂ, ਤੂੰ ਰਾਜਿਆਂ ਦਾ ਸੁਆਮੀ ਹੈਂ, 


ਹੈ 
ਵਾਲਾ ਵੀ _ਹੈਂ।੧੮੨। (ਹੇ ਪ੍ਰਭੂ!) ਤੂੰ _ਕਲੰਕ-ਰਹਿਤ ਹੈ, ਤੂੰ ਸਭ _ਦਾ ਕਰਤਾ ਹੈ, ਤੂੰ 
ਕਰਤਿਆਂ _ਦਾ _ਵੀ _ਕਰਤਾ ਹੈਂ, ਤੂੰ ਮਾਰਨ _ਵਾਲਿਆਂ _ਦਾ _ਵੀ _ਮਾਰਨ _ਵਾਲਾ _ਹੈਂ।੧੮੩। 
(ਹੇ ਪ੍ਰਭੂ!) ਤੂੰ ਪਾਰਬ੍ਰਹਮ ਹੈ, ਤੂੰ ਸਭ _ਦੀ ਆਤਮਾ (ਜਾਂ ਸਭ ਵਿਚ ਵਿਆਪਤ) ਹੈ, ਤੂੰ 


ਆਪਣੇ ਹੀ ਵਸ ਵਿਚ ਹੈਂ, ਤੂੰ ਯਸ਼ਾਂ ਦਾ ਵੀ ਯਸ਼ ਹੈਂ।੧੮੪। 
ਭੁਸ਼ੰਨਾ ਪੁਯਾਤ ਛੰਦ 

ਹੇ ਸੂਰਜਾਂ ਦੇ ਸੂਰਜ! _(ਤੈਨੂੰ) ਨਮਸਕਾਰ _ਹੈ; ਹੇ _ਚੰਦੂਮਿਆਂ ਦੇ ਚੰਦੂਮਾ! (ਤੈਨੂੰ) 
ਨਮਸਕਾਰ ਹੈ; ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ; ਹੇ ਇੰਦਰਾਂ ਦੇ ਇੰਦਰ! (ਤੈਨੂੰ) 
ਨਮਸਕਾਰ _ਹੈ; ਹੇ ਅੰਧਕਾਰ ਸਰੂਪ! (ਤੈਨੂੰ) ਨਮਸਕਾਰ ਹੈ; ਹੇ _ਤੇਜਾਂ ਦੇ ਤੇਜ! (ਤੈਨੂੰ) 
ਨਮਸਕਾਰ ਹੈ; ਹੇ ਸਮੂਹਾਂ ਦੇ ਸਮੂਹ! (ਤੈਨੂੰ) ਨਮਸਕਾਰ ਹੈ; ਹੇ (ਸੂਖਮ) ਬੀਜਾਂ ਦੇ _ਬੀਜ! 
(ਤੈਨੂੰ) ਨਮਸਕਾਰ _ਹੈ।੧੮੫। 

ਹੇ ਰਜੋ, ਤਮੋ ਅਤੇ _ਸਤੋ ਰੂਪ! (ਤੈਨੂੰ) ਨਮਸਕਾਰ ਹੈ; ਹੇ ਪਰਮ _ਤੱਤ੍ਹ ਅਤੇ ਪੰਜ 
ਤੱਤ੍ਹਾਂ _ਤੋਂ _ਰਹਿਤ ਸਰੂਪ _ਵਾਲੇ! (ਤੈਨੂੰ) ਨਮਸਕਾਰ ਹੈ; ਹੇ _ਜੋਗਾਂ ਦੇ _ਵੀ ਜੋਗ! (ਤੈਨੂੰ) 
ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ, ਹੇ ਮੰਤ੍ਰਾਂ ਦੇ ਵੀ ਮੰਤ੍ਰ! 
(ਤੈਨੂੰ) ਨਮਸਕਾਰ ਹੈ; ਹੇ _ਧਿਆਨਾਂ _ਦੇ _ਵੀ _ਧਿਆਨ! (ਤੈਨੂੰ) _ਨਮਸਕਾਰ _ਹੈ।੧੮੬। 

ਹੈ ਯੁੱਧਾਂ ਦੇ ਯੁੱਧ! (ਤੈਨੂੰ) ਨਮਸਕਾਰ ਹੈ; ਹੇ __ਗਿਆਨਾਂ ਦੇ ਵੀ ਗਿਆਨ! (ਤੈਨੂੰ) 
ਨਮਸਕਾਰ ਹੈ; ਹੇ ਭੋਜਾਂ ਦੇ ਵੀ ਭੋਜ! (ਤੈਨੂੰ) ਨਮਸਕਾਰ ਹੈ; ਤੇ ਪੇਯਾਂ _(ਪੀਣਯੋਗ ਪਦਾਰਥ) 
ਦੇ ਪੇਯ! __ (ਤੈਨੂੰ) ਨਮਸਕਾਰ ਹੈ; ਹੇ _ਕਲਹ _ਦੇ __ਕਾਰਨ _ਸਰੂਪ! (ਤੈਨੂੰ) ਨਮਸਕਾਰ ਹੈ; 
ਹੇ ਸ਼ਾਂਤੀ-ਸਰੂਪ! (ਤੈਨੂੰ) ਨਮਸਕਾਰ ਹੈ; ਹੇ ਇੰਦਰਾਂ ਦੇ ਵੀ ਇੰਦਰ, (ਤੈਨੂੰ) ਨਮਸਕਾਰ ਹੈ; 
ਹੇ _ਆਦਿ-ਰਹਿਤ ਸੰਪੱਤੀ _ਵਾਲੇ! _ (ਤੈਨੂੰ ਨਮਸਕਾਰ _ਹੈ)।੧੮੭। 


੧੫ ਸ੍ਰੀ _ਦਸਮ-ਗ੍ਰੰਥ _ ਸਾਹਿਬ 


ਕਲੰਕਾਰ _ਰੂਪੇ _ ਅਲੰਕਾਰ _ਅਲੰਕੇ। 
ਨਮੋ ਆਸ _ਆਸੇ ਨਮੋ _ਬਾਕ _ਥੈਕੇ। 
ਅਭੰਗੀ _ਸਰੂਪੇ _ ਅਨੰਗੀ _ਅਨਾਮੇ। 
ਤ੍ਰਿਭੰਗੀ _ਤ੍ਰਿਕਾਲੇ _ਅਨੰਗੀ _ਅਕਾਮੇ। _੪। _੧੮੮। 


ਏਕਾ _#ਛਗਾ _ਛੰਦ 


ਅਜੈ। _ਅਲੈ। _ਅਭੈ। _ਅਬੈ। _੧। _੧੮੯। 

ਅਭੂ। _ ਅਜੂ। _ ਅਨਾਸ। _ ਅਕਾਸ। _੨। _ ੧੯0। 
ਅਗੰਜ। _ ਅਭੰਜ। _ ਅਲਖ। _ ਅਭਖ। _ਤ੩। _ ੧੯੧। 
ਅਕਾਲ। _ਦਿਆਲ। _ ਅਲੋਖ। _ ਅਭੇਖ। _੪। _੧੯੨। 


ਅਨਾਮ। _ ਅਕਾਮ। _ ਅਗਾਹ। _ ਅਢਾਹ। _੫। _੧੯੩। 
ਅਨਾਥੇ। _ ਪ੍ਰਮਾਥੇ। _ਅਜੋਨੀ। _ ਅਮੋਨੀ। _੬। _੧੯੪। 
ਨ ਰਾਗੇ। ਨ ਰੈਗੇ। ਨ ਰੂਪੇ। ਨ ਰੇਖੋ। ੭। ੧੯੫। 
ਅਕਰਮੰ। _ਅਭਰਮੰ। _ਅਗੈਜੇ। _ਅਲੇਖੇ। _੮। _ ੧੯੬। 


ਭੁਸ਼ੰਨਾ ਪੁਯਤ ਛੰਦ 
ਨਮਸਤੁਲ ਪ੍ਰਨਾਮੇ _ਸਮਸਤੁਲ ਪ੍ਰਣਾਸੇ। 
ਅਗੰਜੂਲ _ਅਨਾਮੇ _ਸਮਸਤੁਲ _ਨਿਵਾਸੇ। 
ਨਿਰਕਾਮੰ __ ਬਿਭੂਤੇ _ਸਮਸਤੁਲ _ਸਰੂਪੇ। 
ਕੁਕਰਮ _ਪ੍ਰਣਾਸੀ _ਸੁਧਰਮੰ _ ਬਿਭੂਤੇ। _੧। _ ੧੯੭। 


ਸਦਾ _ਸਚਿਦਾਨਂਦ _ਸਤ੍ਰ _ਪ੍ਰਣਾਸੀ। 

ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ। 
ਅਜਾਇਬ _ ਬਿਭੂਤੇ _ਗਜਾਇਬ _ ਗਨੀਮੇ। 
ਹਰੀਅੰ _ਕਰੀਅੰ _ਕਰੀਮਲੂ _ਰਹੀਮੇ। _੨। _ ੧੯੮। 


ਚੜ੍ਹ ਚਕ੍ਰ ਵਰਤੀ _ਚਤ੍ਹ _ ਚਕ _ਭੁਗਤੇ। 

ਸੁਯੰਭਵ _ਸੁਭੰ _ਸਰਬਦਾ _ ਸਰਬ _ ਜੁਗਤੇ। 
ਦੁਕਾਲੈ _ਪ੍ਰਣਾਸੀ _ਦਿਆਲੈ _ਸਰੂਪੇ। 

ਸਦਾ _ਅੰਗ _ਸੈਗੇ _ਅਭੈਗੈ _ਬਿਭੂਤੇ। ੩ _। _੧੯੯।" 


੧. ਇਸ ਬਾਣੀ ਦੀ ਛੰਦ-ਸੈਖਿਆ ਵਿਚ ਪਿਛੇ ਦਸੇ ਗਏ ਵਾਧੇ ਘਾਟੇ ਕਾਰਨ ਕਈ ਬੀੜਾਂ ਵਿਚ ਕੁਲ ਗਿਣਤੀ 
੧੯੬ ਅਤੇ ਕਈਆਂ _ਵਿਚ _੧੯੮ ਦਿੱਤੀ ਹੈ 


ਜਾਪੁ ਸਾਹਿਬ ੧੫ 


ਹੇ ਦੋਸ਼ਾਂ ਤੋਂ ਮੁਕਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ), ਹੇ _ ਸ਼ਿੰਗਾਰਾਂ ਦੇ ਵੀ ਸ਼ਿੰਗਾਰ! 
(ਤੈਨੂੰ ਨਮਸਕਾਰ ਹੈ); ਹੇ ਮੁਖਾਂ ਦੇ ਵੀ ਮੁਖ (ਜਾਂ ਆਸ਼ਾਵਾਂ ਦੇ ਵੀ ਆਸ਼ਯ); (ਤੈਨੂੰ) 
ਨਮਸਕਾਰ ਹੈ; ਹੇ ਬਾਣੀ (“ਬਾਕ”) ਦੇ ਵੀ ਸ਼ਿੰਗਾਰ! (ਤੈਨੂੰ) ਨਮਸਕਾਰ ਹੈ। ਹੇ _ਨਾਸ਼-ਰਹਿਤ 
ਰੂਪ ਵਾਲੇ! ਹੇ ਨਿਰਾਕਾਰ ਅਤੇ _ਨਾਮ-ਰਹਿਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ); ਹੇ ਤਿੰਨਾਂ 
ਲੋਕਾਂ ਨੂੰ ਤਿੰਨਾਂ ਕਾਲਾਂ ਵਿਚ ਨਸ਼ਟ ਕਰਨ ਵਾਲੇ! ਹੇ ਦੇਹ-ਰਹਿਤ! ਹੇ ਕਾਮਨਾਵਾਂ ਤੋਂ ਮੁਕਤ! 
(ਤੈਨੂੰ ਨਮਸਕਾਰ _ਹੈ)।੧੮੮। 


ਲੋਕਾ _%ਛਗੀ ਛੰਦ 

(ਹੇ ਪ੍ਰਭੂ! ਤੂੰ) _ਅਜਿਤ, _ਅਵਿਨਾਸ਼ੀ, _ਨਿਰਭੈ _ਅਤੇ _ਕਾਲ _ਦੇ ਪ੍ਰਭਾਵ ਤੋਂ ਪਰੇ 
ਹੈਂ।੧੮੯। (ਹੇ ਪੁਭੂ! ਤੂੰ) _ਅਜਨਮਾ, _ ਅਜੂਨੀ, _ਨਾਸ਼-ਰਹਿਤ, _ਸੋਗ _ ('ਕਾਸ”) ਰਹਿਤ 
ਹੈਂ।੧੯0। (ਹੇ ਪ੍ਰਭੂ! ਤੂੰ) ਨ ਨਸ਼ਟ ਹੋਣ ਵਾਲਾ, ਨ ਟੁੱਟਣ ਵਾਲਾ, ਨ ਜਾਣਿਆ ਜਾ ਸਕਣ 
ਵਾਲਾ _ਅਤੇ ਖਾਣ ਦੀ ਲੋੜ ਤੋਂ ਮੁਕਤ ਹੈਂ।੧੯੧। (ਹੇ ਪ੍ਰਭੂ! ਤੂੰ) _ਕਾਲ-ਰਹਿਤ, ਦਿਆਲੂ, 
ਲੇਖੇ ਤੋਂ ਰਹਿਤ ਅਤੇ ਭੇਖ ਤੋਂ ਰਹਿਤ _ਹੈਂ।੧੯੨। 

(ਹੇ ਪ੍ਰਭੂ! ਤੂੰ) _ਨਾਮ-ਰਹਿਤ, _ਕਾਮਨਾ-ਰਹਿਤ, _ਥਾਹ-ਰਹਿਤ _ ਅਤੇ _ ਅਪਰ _ ਅਪਾਰ 
ਹੈਂ।੧੯੩। (ਹੇ ਪ੍ਰਭੂ! ਤੂੰ) _ਸੁਆਮੀ-ਰਹਿਤ, _ਨਾਸ਼ਕ-ਰਹਿਤ, _ਜੂਨ-ਰਹਿਤ ਅਤੇ _ਮੋਨ-ਰਹਿਤ 
ਹੈਂ।੧੯੪। (ਹੇ ਪ੍ਰਭੂ! ਤੂੰ) _ਮੋਹ-ਰਹਿਤ, _ਰੰਗ-ਰੂਪ-ਰੇਖ ਤੋਂ ਪਰੇ ਹੈਂ।੧੯੫। (ਹੇ ਪ੍ਰਭੂ! ਤੂੰ) 
ਕਰਮਾਂ _ਅਤੇ _ਭਰਮਾਂ _ਤੋਂ ਰਹਿਤ ਹੈਂ, ਨਾਸ਼ ਅਤੇ ਲੇਖੇ ਤੋ ਪਰੇ _ਹੈਂ।੧੯੬। 


ਅਤੇ __ਸਭ 

ਕਾਮਨਾਵਾਂ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ 
ਹੈ)। ਉਹ _ਕੁਕਰਮਾਂ ਨੂੰ ਨਸ਼ਟ _ਕਰਨ _ਵਾਲਾ _ਅਤੇ ਸ਼ੁਭ _ਧਰਮ ਨੂੰ _ਸੁਸਜਿਤ _ਕਰਨ 
ਹੈ।੧੯੭। 

(ਹੇ ਪ੍ਰਭੂ! ਤੂੰ) ਸਦਾ _ਚੇਤਨ ਅਤੇ __ ਆਨੰਦ-ਸਰੂਪ _ਹੈੱ_ ਅਤੇ __ ਵੈਰੀਆਂ ਨੂੰ ਨਸ਼ਟ 
ਕਰਨ ਵਾਲਾ ਹੈ] (ਤੂੰ) ਮਿਹਰ ਕਰਨ _ਵਾਲਾ, _ਕਰਨਹਾਰ ਅਤੇ _ਸਭ _ਵਿਚ ਨਿਵਾਸ ਕਰਨ 
ਵਾਲਾ ਹੈਂ। (ਤੂੰ) ਅਦਭੁਤ _ਸੰਪੱਤੀ ਵਾਲਾ, ਦੁਸ਼ਮਣਾਂ _ਉਤੇ ਕਹਿਰ _ਢਾਉਣ ਵਾਲਾ, ਨਾਸ਼ 
ਕਰਨ ਵਾਲਾ, _ ਸਿਰਜਨ _ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ _ ਵਾਲਾ 
ਹੈ'।੧੯੮। 
ਸ਼ੋਭਾਇਮਾਨ ਹੋਣ ਵਾਲਾ, _ਸਦਾ ਹੀ ਸਭ _ਨਾਲ ਸੰਯੁਕਤ ਰਹਿਣ ਵਾਲਾ ਹੈਂ; ਬੁਰੇ ਸਮੇਂ ਨੂੰ 
ਨਸ਼ਟ _ਕਰਨ _ਵਾਲਾ _ਅਤੇ _ਦਿਆਲੂ _ਸਰੂਪ _ਵਾਲਾ ਹੈਂ; (ਤੂੰ) ਸਦਾ ਅੰਗ-ਸੰਗ _ਰਹਿੰਦਾ ਹੈ 
ਅਤੇ _ਨ ਨਸ਼ਟ ਹੋਣ ਵਾਲੀ _ਸੰਪੋਂਤੀ _ਬਖ਼ਸ਼ਦਾ _ਹੈਂ।੧੯੯। 


ਅਕਾਲ ਉਸਤਤਿ ਅਕਾਲ ਉਸਤਤਿ 


5ਓ” ` ਗੱਤ੍ਡਰ _ਪੁਸ਼ਾ 5ਓ” ` ਗੱਤ੍ਡਰ _ਪੁਸ਼ਾਇ 
ਡੀ _ਭਨਈਤੀ ਜੀ __ਸ਼ਹ/ਏ ਡੀ _ਭਨਈਤੀ ਜੀ __ਸ਼ਹ/ੱਏ 
ਉਤਾਰਾ _ਖਾਲ਼ੇ _ਦਸ਼ਕਤ _ਕਾ/_੫/ਤਨਾਗੀ _99/" ਉਤਾਰਾ _ਖਾਸ _ਦਸਖਤ _ (ਲਿਖਤ) _ਦਾ-ਪਾਤਿਸ਼ਾਹੀ _੧0 
ਅਕਾਲ _ਪੁਰਖ _ਕੀ _ਰਛਾ _ਹਮਨੈ। _ਸਰਬ _ਲੋਹ _ਕੀ _ਰਛਿਆ _ਹਮਨੈ। ਸਾਨੂੰ ਅਕਾਲ ਪੁਰਖ ਦੀ ਰਖਿਆ ਹੈ, ਸਾਨੂੰ ਸਰਬ _ਲੋਹ ਰੂਪ (ਸ਼ਕਤੀ ਪੁੰਜ, ਪ੍ਰਭੂ) 
ਸਰਬ _ਕਾਲ ਜੀ ਦੀ” _ਰਛਿਆ _ਹਮਨੈ। _ਸਰਬ _ਲੋਹ _ਜੀ ਦੀ _ਸਦਾ _ਰਛਿਆ _ਹਮਨੈ। ਦੀ ਰਖਿਆ ਹੈ, ਸਾਨੂੰ ਸਭ ਦੇ ਕਾਲ (ਪਰ੍ਭੂ) ਦੀ ਰਖਿਆ ਹੈ, ਸਾਨੂੰ ਸਦਾ ਸਰਬ ਲੋਹ ਸਰੂਪ 
ਦੀ ਰਖਿਆ ਹੈ।” 
ਆਨੇ _/ਲਥਾਗੀਂ _ਕੇ_`_ਦਲਖਤ= %ਨੇ _/ਲੈਥਾਗੀੰ _ਦੇ _ਦਲਖ਼ਤ _(/ਨੈਖਤ) 
ਤੂਪੁਸ਼?ਰਦ/ _ ਝਉਂਘਣਾ ਤੋਗਾੰ /ਕਰ੍‌ਪਾ _ਨਾਲ/ _ਝਉਪਲਾੰ 
ਪੁਣਵੇ _ਆਦਿ _ ਏਕੰਕਾਰਾ। _ਜਲ _ ਥਲ __ ਮਹੀਅਲ _ ਕੀਓ _ ਪਸਾਰਾ। (ਮੈਂ) ਸਭ ਤੋਂ ਪਹਿਲਾਂ ਓਅੰਕਾਰ ਸਰੂਪ ਨੂੰ _ਪ੍ਰਨਾਮ _ਕਰਦਾ ਹਾਂ (ਜਿਸ ਨੇ) ਜਲ, 
ਆਦਿ _ ਪੁਰੂਖ _ ਅਬਗਤਿ _ ਅਬਿਨਾਸੀ। _ਲੋਕ _ਚਤ੍ਰ _ਦਸਿ _ਜੋਤ _ਪੁਕਾਸੀ। _੧। ਥਲ _ਅਤੇ ਆਕਾਸ਼ _ਦਾ ਪਸਾਰ _ਕੀਤਾ __ਹੈ। _ਉਹ _ਆਦਿ ਪੁਰਖ, _ਦੇਹ-ਰਹਿਤ _ਅਤੇ 
ਹਸਤਿ _ਕੀਟ _ਕੇ ਬੀਚ _ਸਮਾਨਾ। _ਰਾਵ _ਰੰਕ _ਜਿਹ _ਇਕਸਰ _ਜਾਨਾ। ਅਵਿਨਾਸ਼ੀ ਹੈ ਅਤੇ __ ਚੌਦਾਂ ਲੋਕਾਂ ਨੂੰ (ਉਸ ਨੇ ਆਪਣੀ) ਜੋਤਿ _ਨਾਲ ਪ੍ਰਕਾਸ਼ਮਾਨ _ਕਰ 
ਅਵੈ ਅਲਖ _ਪਰਖ _ਅਬਿਗਾਮੀ। _ਸਭ _ ਘਟ ਘਟ ਕੇ ਅੰਤਰਜਾਮੀ। _੨। ਰਖਿਆ ਹੈ।੧। ਜੋ ਹਾਥੀ ਤੋਂ ਲੈ ਕੇ ਕੀੜੇ ਤਕ (ਸਭ ਵਿਚ) ਸਮਾਇਆ ਹੋਇਆ ਹੈ 
ਅਲਖ `ਰੁਪ _ਅਫ਼ੈ_ਅਨਭੇਖਾ। ਰਾਗ ਰੰਗ ਜਿਹ ਰੂਪ ਨ ਰੇਖਾ। ਅਤੇ ਰਾਜੇ ਤੇ ਭਿਖਾਰੀ ਨੂੰ _ਇਕ-ਸਮਾਨ _ਸਮਝਦਾ ਹੈ, ਉਹ ਦ੍ਰੈਤ-ਰਹਿਤ, _ਅਦ੍ਰਿਸ਼ ਪੁਰਸ਼ 
ਖਰਲ 'ਜਿਜਨੇ -ਸਬਹੇ_ ਤੇ .ਹਿੰਆਰ। ਅਐੰਡਿ ਪਰਯੇ ਅਤ ਅਬਿੰਗਗ ੩) ਵਾਸਤਵਿਕਤਾ ਦਾ ਗਿਆਨਵਾਨ _ਅਤੇ _ਹਰ ਇਕ _ਦੇ ਦਿਲ ਦੀਆਂ ਜਾਣਨ _ਵਾਲਾ _ਹੈ।੨। 
ਬਰਨ 'ਜ਼ਿਰਨ 'ਜਿੰਹ 'ਜਤਿਂ ਨ ਪਤ) `ਸ਼ਤ_ ਮਿੰਟ 'ਜ਼ਿਰ, ਗਤ: ਨੂੰ ਮਤ ਉਹ _ਦਿਸਣ ਤੋਂ ਪਰੇ, ਨ ਨਸ਼ਟ ਹੋਣ ਵਾਲਾ ਅਤੇ ਭੇਖਾਂ ਤੋਂ ਰਹਿਤ ਹੈ, ਉਸ ਦਾ ਕਿਸੇ 
ਸਭ ਤੇ ਦੂਰਿ ਸਭਨ ਤੇ ਨੇਰਾ। ਜਲਿ ਥਲਿ ਮਹੀਅਲਿ ਜਾਹਿ ਬਸੇਰਾ। ੪। ਪ੍ਰਤਿ ਮੋਹ (ਨਹੀਂ ਹੈ, ਉਸ ਦਾ), ਰੰਗ ਰੂਪ ਜਾਂ ਰੇਖਾ ਨਹੀਂ ਹੈ, ਉਹ ਵਰਨ, ਚਿੰਨ੍ਹ (ਆਦਿ) 
ਲੂ ਸਭ ਤੋਂ ਨਿਆਰਾ ਹੈ; ਉਹ ਆਦਿ ਪੁਰਖ, _ਅਦ੍ਰੈਤ-ਸਰੂਪ ਅਤੇ ਵਿਕਾਰਾਂ ਤੋਂ ਰਹਿਤ _ਹੈ।੩। 
ਜਿਸ ਦੇ ਵਰਨ, ਚਿੰਨ੍ਹ, ਜਾਤਿ ਅਤੇ _ਬਰਾਦਰੀ ਨਹੀਂ ਹੈ, ਜਿਸ _ਦੇ ਵੈਰੀ, ਮਿਤਰ, _ਮਾਤਾ 
ਅਤੇ _ਪਿਤਾ ਨਹੀਂ _ਹਨ, _ਜੋ_ਸਭ _ਤੋਂ'__ਦੂਰ _ਅਤੇ _ਸਭ ਦੇ ਨੇੜੇ ਹੈ, ਜਿਸ ਦਾ ਜਲ, ਥਲ 
ਅਤੇ _ ਆਕਾਸ਼ _ਵਿਚ _ ਨਿਵਾਸ _ਹੈ।੪। 
ਅਨਹਦ _ ਰੂਪ _ ਅਨਾਹਦ _ਬਾਨੀ। _ ਚਰਨ _ ਸਰਨਿ _ ਜਿਹ _ ਬਸਤ _ ਭਵਾਨੀ। ਉਸ ਦਾ ਸਰੂਪ _ਸੀਮਾ-ਰਹਿਤ (ਅਪਰ _ਅਪਾਰ) ਅਤੇ _ਉਸ _ਦੀ _ਬਾਣੀ ਬਿਨਾ ਕਿਸੇ 
ਬੁਹਮਾ _ਬਿਸਨੁ _ਅੰਤੁ _ਨਹੀ _ਪਾਇਓ। _ਨੇਤਿ ਨੇਤਿ ਮੁਖ ਚਾਰ _ਬਤਾਇਓ। _੫। ਆਘਾਤ ਤੋਂ ਪੈਦਾ ਹੋਣ ਵਾਲੀ ਹੈ। ਉਸ ਦੇ ਚਰਨਾਂ ਦੀ ਓਟ ਵਿਚ ਮਾਇਆ ('ਭਵਾਨੀ”) 
ਕੋਟਿ ਇੰਦੂ _ਉਪਇੰਦੁ _ਬਨਾਏ। _ ਬੁਹਮ _ਰੁਦੂ _ਉਪਾਇ _ਖਪਾਏ। ਵਸਦੀ _ਹੈ। _ਬ੍ੂਹਮਾ ਅਤੇ _ਵਿਸ਼ਣੂ _ਨੇ _ਉਸ ਦਾ ਅੰਤ ਨਹੀਂ ਪਾਇਆ _ਸਗੋ'_ (ਬ੍ਰਹਮਾ ਨੇ 
ਲੋਕ _ਚਤ੍ਰ _ਦਸ _ ਖੇਲ _ਰਚਾਇਓ। _ ਬਹੁਰਿ ਆਪ _ਹੀ ਬੀਚ _ਮਿਲਾਇਓ। _੬। ਆਪਣੇ) ਚੌਹਾਂ ਮੁੱਖਾਂ ਤੋਂ ਉਸ ਨੂੰ ਬੇਅੰਤ ਬੇਅੰਤ (ਨੇਤਿ ਨੇਤਿ) ਕਿਹਾ ਹੈ।੫। ਉਸ ਨੇ ਕਰੋੜਾਂ 
ਇੰਦਰ ਅਤੇ __ਉਪਇੰਦਰ _(ਵਾਮਨ ਅਵਤਾਰ) ਪੈਦਾ ਕੀਤੇ __ਹਨ, ਉਸ ਨੇ ਬੁਹਮਾ, ਰੁਦੂ 
(ਸ਼ਿਵ) ਨੂੰ ਸਿਰਜਿਆ ਅਤੇ _ਸੰਘਾਰਿਆ ਹੈ; ਉਸ ਨੇ ਚੌਦਾਂ ਲੋਕਾਂ ਦੀ ਖੇਡ _ਰਚੀ ਹੋਈ 


ਦਾਨਵ ਦੇਵ _ਫਨਿੰਦ _ਅਪਾਰਾ। _ ਗੰਧੂਬ _ਜਛ ਰਚੇ ਸੁਭ _ਚਾਰਾ। ਉਸ ਨੇ ਬੇਅੰਤ ਦੈੱਤ, ਦੇਵਤੇ, ਸ਼ੇਸ਼ਨਾਗ, __ਗੰਧਰਬ _ਅਤੇ ਸ਼ੁਭ _ਆਚਾਰ ਵਾਲੇ _ਯਕਸ਼ਾਂ 
ਭੂਤ ਭਵਿਖ _ਭਵਾਨ _ਕਹਾਨੀ। _ਘਟ ਘਟ ਕੇ ਪਟ ਪਟ ਕੀ ਜਾਨੀ। _੭। ਕਤ 


ਦੀ ਰਚਨਾ ਕੀਤੀ; ਭੂਤ, _ਭਵਿਸ਼ ਅਤੇ ਵਰਤਮਾਨ (ਦੀਆਂ ਘਟਨਾਵਾਂ) ਦੀ ਕਥਾ ਕਹਾਣੀ ਵੀ 

ਉਹ ਆਪ ਹੀ ਹੈ; ਉਹ ਹਰ ਇਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ ਹੈ।੭। 
&. _ਪਰਾਤਨਾ ਕੀਲ ਵਿਚ 'ਸਿਹਾ ਅਗਨਿ 'ਚੰਕਤੀ' ਵਿਚ! ਕਲ “ਜਲ ਮਾਂ “ਜਗਤ “ਬਲੀ 'ਇਿਤਲ 'ਅੰਤ ੧. ਇਹ ਅੰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥਾਂ `ਨਾਲ ਲਿਖਿਆ ਹੋਇਆ ਅਤੇ ਇਸ ਤੋਂ ਬਾਦ 
ਨਹੀਂ ਹੈ ੨. 'ਕੀ' ੩. ਕਈ ਬੀੜਾਂ ਵਿਚ ਇਹ ਉਕਤੀ ਨਹੀਂ ਹੈ ਦਾ ਪਾਠ ਲਿਖਾਰੀ _ਦੀ _ਕਲਮ _ਵਿਚ ਲਿਖਿਆ ਹੋਇਆ ਮੰਨਿਆ ਜਾਂਦਾ ਹੈ 


ਸੀ _ਦਸਮ-ਗ੍ਰੰਥ _ਸਾਹਿਬ ਅਕਾਲ _ ਉਸਤਤਿ ੧੭ 


(ਵਿਦਵਾਨ) ਹੋ, _ਕਿਤੇ ਪੌਣ _(ਮਾਰਤ) ਦਾ ਆਹਾਰ ਕਰਨ _ਵਾਲੇ (ਸ਼ਿਵ) ਹੋ ਅਤੇ 


ਟੇ 


ਤਾਤ ਮਾਤ ਜਿਹ ਜਾਤਿ ਨ ਪਾਤਾ। ਏਕ ਰੰਗ ਕਾਹੂੰ ਨਹਿ ਰਾਤਾ। ਉਸ ਦਾ ਨ ਕੋਈ ਪਿਤਾ ਹੈ, ਨ ਮਾਤਾ, ਨ ਉਸ ਦੀ ਕੋਈ ਜਾਤਿ ਹੈ ਅਤੇ ਨ 
ਸਰਬ ਜੋਤਿ ਕੇ ਬੀਚ _ਸਮਾਨਾ। ਸਭਹੂੰ ਸਰਬ ਠੌਰਿ ਪਹਿਚਾਨਾ। ੮। ਹੀ ਬਰਾਦਰੀ; ਉਹ ਕਿਸੇ ਇਕ _ਨਾਲ (ਵਿਸ਼ੇਸ਼ ਰੂਪ ਵਿਚ) ਸੰਬੰਧਿਤ ਨਹੀਂ _ਹੈ। ਉਹ 
ਕਾਲ ਰਹਿਤ _ਅਨਕਾਲ _ਸਰੂਪਾ। ਅਲਖ ਪੁਰਖ _ਅਵਿਗਤਿ _ਅਵਧੂਤਾ। ਸਭ _ਦੀਆਂ ਜੋਤਾਂ ਵਿਚ ਸਮਾਇਆ ਹੋਇਆ ਹੈ; (ਮੈਂ) ਉਸ ਨੂੰ ਸਭ ਵਿਚ ਅਤੇ ਸਾਰੀਆਂ 
ਜਾਤਿ ਪਾਤਿ ਜਿਹ ਚਿਹਨ ਨ __ਬਰਨਾ। _ਅਬਿਗਤਿ ਦੇਵ ਅਛੈ ਅਨਭਰਮਾ। ੯। ਥਾਂਵਾਂ ਵਿਚ (ਵਸਦਾ ਹੋਇਆ) ਪਛਾਣਿਆ ਹੈ।੮। ਉਹ _ਕਾਲ (ਮ੍ਰਿਤੂ) ਤੋਂ ਪਰੇ ਅਤੇ _ਉਸ 
ਸਭ ਕੋ ਕਾਲ ਸਭਨ ਕੋ _ਕਰਤਾ। ਰੋਗ ਸੋਗ ਦੋਖਨ ਕੋ _ਹਰਤਾ। ਦਾ ਸਰੂਪ _ਕਾਲ (ਦੀਆਂ ਸੀਮਾਵਾਂ) ਤੋਂ ਮੁਕਤ ਹੈ; ਉਹ ਨ ਜਾਣਿਆ ਜਾ ਸਕਣ ਵਾਲਾ, 
ਏਕ ਚਿਤ ਜਿਹ ਇਕ ਛਿਨ ਧਿਆਇਓ। ਕਾਲ ਫਾਸਿ ਕੇ ਬੀਚ ਨ ਆਇਓ। ੧0। ਅਵਿਅਕਤ, _ਮਾਇਆਵੀ ਪ੍ਰਭਾਵ ਤੋਂ ਮੁਕਤ ਪੁਰਸ਼ _ਹੈ। _ਉਸ _ਦੀ ਜਾਤਿ, ਬਰਾਦਰੀ, ਚਿੰਨ੍ਹ 
ਅਤੇ ਵਰਨ ਨਹੀਂ _ਹੈ। _ਉਹ _ਅਵਿਅਕਤ, _ਅਵਿਨਾਸ਼ੀ ਅਤੇ _ਭਰਮਾਂ ਤੋਂ ਰਹਿਤ _ਪਰਮ-ਸੌਤਾ 
ਤੂਪੁਨਨੰਦ/ _ ਕ/ਲਤਾ ਹੈ।੯। ਉਹ ਸਭ ਦਾ ਨਾਸ਼ ਕਰਨ ਵਾਲਾ _ਅਤੇ ਸਭ _ਦਾ ਸਿਰਜਕ ਹੈ; ਉਹ ਰੋਗ, _ਸੋਗ 
ਕਤਹੁੰ _ਸਚੇਤ _ਹਇ _ਕੈ ਚੇਤਨਾ _ਕੋ ਚਾਰ _ਕੀਓ ਅਤੇ ਦੋਖਾਂ (ਪਾਪਾਂ) ਨੂੰ ਨਾਸ਼ ਕਰਨ ਵਾਲਾ ਹੈ। ਉਸ ਦਾ ਜਿਸ _ ਨੇ ਇਕਾਗੂ ਚਿੱਤ ਇਕ 
ਕਤਹੂੰ `ਅਚਿੰਤ ਜੁਇ ਕੈ ਸੋਵਤ ਅਚੇਤ _ਹੋ। ਛਿਣ _ਲਈ _ਵੀ ਧਿਆਨ _ਕੀਤਾ_ਹੈ, _ਉਹ _ਫਿਰ ਕਾਲ (ਮ੍ਰਿਤੂ) ਦੇ _ਫੰਧੇ ਵਿਚ ਨਹੀਂ 
ਕਤਹੂੰ `ਭਿਖਾਰੀ ਹੁਇ ਕੈ _ਮਾਂਗਤ _ਫਿਰਤ ਭੀਖ ਫਸਦਾ।੧0। 
ਵਰ ਸਿ (ਹੇ ਪ੍ਰਭੂ! ਤੂੰ) ਕਿਤੇ ਸੁਚੇਤ ਹੋ ਕੇ ਚੇਤਨਾ ਨੂੰ ਸੁੰਦਰ (ਮਨੋਹਰ) ਬਣਾਇਆ ਹੈ 
ਕਹੈ ਬੇਦਿ ਗਤਿ ਕਹੇ ਤਾ ਸਿਉਂ ਬਿਪਰੀਤਿ ਅਤੇ ਕਿਤੇ ਨਿਸਚਿੰਤ ਹੋ. ਕੇ ਘੂਕ ਸੁੱਤਾ ਹੋਇਆ ਹੈਂ। ਕਿਤੇ ਤੂੰ ਭਿਖਾਰੀ ਬਣ ਕੇ ਭਿਖਿਆ 
ਰੀ ਨ ਨੀ ਨ ਗਗਨ ਸਿ “4 ਮੰਗਦਾ _ਫਿਰਦਾ ਹੈਂ ਅਤੇ _ਕਿਤੇ _ਮਹਾਦਾਨੀ ਬਣ _ਕੇ _ਮੂੰਹ-ਮੰਗਿਆ ਧਨ ਦਿੰਦਾ ਹੈਂ। ਕਿਤੇ 
ਪਿ ਵੇ ਹੇ ਮਹਾਰਾਜਿਆਂ ਨੂੰ ਵੀ _ਅਨੰਤ _(ਨਿੱਧੀਆਂ) ਦਾਨ ਦਿੰਦਾ _ਹੈੱ_ ਅਤੇ __ ਕਿਤੇ _ਮਹਾਰਾਜਿਆਂ ਤੋਂ 
ਕਹੂੰ _ਜਛ _ਗੰਧੂਬ _ਉਰਗ _ ਕਹੂੰ _ ਬਿਦਿਆਧਰ ਧਰਤੀ (ਦੀ ਬਾਦਸ਼ਾਹੀ) ਖੋਹ ਲੈਂਦਾ ਹੈੱ। ਕਿਤੇ ਤੂੰ ਵੇਦਾਂ ਦੀ ਰੀਤ ਅਨੁਸਾਰੀ ਹੈਂ _ ਅਤੇ 
ਕਹੂੰ _ਭਏ _ਕਿੰਨਰ _ਪਿਸਾਚ _ਕਹੂੰ ਪ੍ਰੇਤ `ਹੋ। ਕਿਤੇ ਉਨ੍ਹਾਂ ਤੋਂ _ਉਲਟ ਹੈ, __ ਕਿਤੇ ਤੂੰ ਤਿੰਨਾਂ ਗੁਣਾਂ ਤੋਂ ਪਰੇ __ਅਤੇ ਕਿਤੇ ਸਾਰੇ __ ਗੁਣਾਂ 
ਕਹੂੰ _ਹੋਇ ਕੈ _ਹਿੰਦੂਆ _ਗਾਇਤ੍ਰੀ ਕੋ ਗੁਪਤ _ਜਪਿਓ ਨਾਲ _ ਯੂਕਤ _ ਹੈ'।੧੧। 
ਕਹੂੰ ਹੋਇ ਕੇ ਤੁਰਕਾ ਪੁਕਾਰੇ ਬਾਂਗ ਦੇਤ _ ਹੋ। ਕਿਤੇ ਤੂੰ `ਯਕਸ਼, _ਗੰਧਰਬ, ਸੱਪ _(“ਉਰਗ”) ਅਤੇ _ਵਿਦਿਆਧਰ ਹੈਂ, ਕਿਤੇ _ਕਿੰਨਰ, 
ਕਹੂੰ ਕੋਕ _ਕਾਬਿ ਹੁਇ ਕੈ ਪੁਰਾਨ ਕੋ _ਪੜਤ ਮਤਿ ਪਿਸ਼ਾਚ ਅਤੇ ਪ੍ਰੇਤ ਆਦਿ ਹੈਂ। ਕਿਤੇ ਨੂੰ ਹਿੰਦੂ ਹੋ ਕੇ _ਗਾਇਤ੍ਰੀ ਦਾ ਗੁਪਤ ਜਾਪ _ਕਰਨ 
ਕਤਹੂੰ ਕੁਰਾਨ ਕੋ ਜਾਨ _ਲੋਂਤ _ ਹੋ। ਵਾਲਾ ਹੈਂ; ਅਤੇ _ਕਿਤੇ ਮੁਸਲਮਾਨ ਹੋਕੇ _ਉਂਚੀ ਆਵਾਜ਼ ਵਿਚ _ਬਾਂਗ _ਦਿੰਦਾ ਹੈਂ। ਕਿਤੇ 
ਕਹੂੰ ਬੇਦ _ਰੀਤ _ਕਹੂ ਤਾ ਸਿਉ _ਬਿਪਰੀਤ ਤੂੰ ਕੋਕ ਕਵੀ (ਵਿਦਵਾਨ ਪੰਡਿਤ) ਹੋਕੇ ਪੁਰਾਣ ਦੇ ਮਤ ਨੂੰ ਪੜ੍ਹਨ ਵਾਲਾ ਹੈਂ, ਕਦੇ 
ਕਹੂੰ _ਤ੍ਰਿਗੁਨ ਅਤੀਤ _ਕਹੂੰ _ਸਰਗੁਨ' _ਸਮੇਤ _ਹੋ। _੨। _੧੨। ਕੁਰਾਨ ਦੇ ਤੱਤ੍ਰ-ਸਾਰ ਨੂੰ _ਸਮਝਣ _ਵਾਲਾ ਹੈਂ। __ ਕਿਤੇ ਤੂੰ ਵੇਦ _ਦੀ ਮਰਯਾਦਾ _(ਰੀਤ) 
ਕਹੈ _ਦੇਵਤਾਨ _ਕੇ _ਦਿਵਾਨ _ਸੈ _ਬਿਰਾਜਮਾਨ ਹੈਂ ਅਤੇ ਕਿਤੇ ਉਸ ਦੇ ਬਿਲਕੁਲ ਉਲਟ ਹੈਂ। ਕਿਤੇ ਤੂੰ ਤਿੰਨ ਗੁਣਾਂ ਤੋਂ ਪਰੇ ਹੈਂ _ ਅਤੇ 
ਕਹੂੰ _ਦਾਨਵਾਨ _ਕੋ ਗੁਮਾਨ ਮਤਿ _ ਦੇਤ _ ਹੋ। ਕਿਤੇ ਸਾਰੇ ਗੁਣਾਂ _ਨਾਲ _ ਯੁਕਤ _ ਹੈੱ।੧੨। 
ਕਹੂੰ _ਇੰਦੁ _ਰਾਜਾ _ਕੋ__ਮਿਲਤ _ਇੰਦੁ _ਪਦਵੀ ਸੀ (ਹੇ ਪ੍ਰਭੂ!) ਕਿਤੇ ਤੁਸੀਂ ਦੇਵਤਿਆਂ ਦੀ ਸਭਾ (ਦੀਵਾਨ) ਵਿਚ _ਬਿਰਾਜਮਾਨ ਹੋ ਅਤੇ 
ਕਹੂੰ ਇੰਦੂ _ਪਦਵੀ _ਛਪਾਇ _ਛੀਨ _ਲੇਤ _ਹੋ। ਕਿਤੇ ਦੈੱਤਾਂ ਨੂੰ ਹੰਕਾਰ __ਦੀ ਸਲਾਹ ਦੇ ਰਹੇ ਹੋ। ਕਿਤੇ ਤੁਸੀਂ ਇੰਦਰ ਰਾਜਾ ਨੂੰ ਇੰਦਰ- 
ਕਤਹੂੰ _ਬਿਚਾਰ _ਅਬਿਚਾਰ _ਕੋ__ਬ਼ਿਚਾਰਤ _ਹੋ ਪਦ ਪ੍ਰਦਾਨ ਕਰ ਰਹੇ __ਹੋ ਅਤੇ ਕਿਤੇ ਇੰਦਰ-ਪਦ ਖੋਹ ਕੇ ਲੁਕਾ ਲੈਂਦੇ __ਹੋ। ਕਿਤੇ 
ਕਹੂੰ _ਨਿਜ _ਨਾਰਿ _ਪਰਨਾਰਿ _ਕੇ _ਨਿਕੇਤ ਹੋ। ਸੁਵਿਚਾਰਾਂ ਨੂੰ ਅਤੇ _ਕਿਤੇ ਕੁਵਿਚਾਰਾਂ ਨੂੰ ਵਿਚਾਰਦੇ ਹੋ _ ਅਤੇ _ਕਿਤੇ _ਨਿਜ-ਨਾਰੀ ਅਤੇ _ਕਿਤੇ 
ਕਹੂੰ _ਬੇਦ _ਰੀਤਿ _ਕਹੂੰ ਤਾਂ ਸਿਉ _ਬਿਪਰੀਤ ਪਰ-ਨਾਰੀ ਦੇ (ਪਿਆਰ ਦੇ) ਕੇਂਦਰ (ਘਰ) ਹੋਂ। ਕਿਤੇ ਵੇਦਾਂ ਦੀ _ਰੀਤ (ਮਰਯਾਦਾ) ਹੋ 
ਕਹੂੰ _ਤ੍ਰਿਗੁਨ ਅਤੀਤ _ਕਹੂੰ _ਸਰਗੁਨ" _ਸਮੇਤ _ਹੋ। _੩। _੧੩। ਅਤੇ ਕਿਤੇ ਉਸ ਤੋਂ ਉਲਟ ਹੋ, ਕਿਤੇ ਤਿੰਨਾਂ ਗੁਣਾਂ ਤੋਂ ਪਰੇ __ਅਤੇ __ ਕਿਤੇ ਸਾਰੇ _ ਗੁਣਾਂ 
ਕਹੂੰ ` ਸਤੁ ਧਾਰੀ ਕਰੂੰ ` ਬਿਦਿਆ ਕੇ ਬਿਚਾਰੀ ਨਾਲ _ਯੂਕਤ _ਹੋ।੧੩। 
ਕਹੈ _ਮਾਰਤ _ਅਹਾਰੀ ਕਹੁ ਨਾਰ _ਕੇ _ਨਿਕੇਤ _ਹੋ। (ਹੇ ਪ੍ਰਭੂ!) _ਕਿਤੇ ਤੁਸੀਂ _ਸ਼ਸਤ੍ਧਾਰੀ (ਯੋਧਾ) ਹੋ, ਕਿਤੇ ਵਿਦਿਆ ਦਾ ਵਿਚਾਰ ਕਰਨ 


॥ 
।। 
6 


ਵਾਲੇ 
ਕਿਤੇ ਜਲ _(ਨਾਰ) ਵਿਚ _ਨਿਵਾਸ _ਕਰਨ _ਵਾਲੇ _(ਵਿਸ਼ਲੂ-ਨਾਰਾਇਣ) _ਹੋ। _ਕਿਤੇ ਤੁਸੀਂ ਦੇਵ 


ਧਰਮ _ਧਾਮੀ _ਕਹੂੰ _ਸਰਬ _ਠਉਰ _ਗਾਮੀ 
ਜਤੀ _ਕਹੂੰ ਕਾਮੀ ਕਹੂੰ ਦੇਤ ਕਹੂੰ _ਲੇਤ ਹੋ। 
ਬੇਦ _ਰੀਤਿ ਕਹੂੰ ਤਾ ਸਿਉ _ਬਿਪਰੀਤ 
ਤ੍ਰਿਗੁਨ ਅਤੀਤ _ਕਹੂੰ _ਸਰਗੁਨ" _ਸਮੇਤ _ਹੋ। _੪। _੧੪। 
ਜਟਾਧਾਰੀ _ਕਹੂੰ _ਕੰਠੀ _ਧਰੇ__ ਬ੍ੂਹਮਚਾਰੀ 
ਜੋਗ _ਸਾਧੀ _ਕਹੂੰ ਸਾਧਨਾ _ਕਰਤ _ ਹੋ। 

ਕਾਨ _ਫਾਰੇ ਕਹੂੰ ਡੰਡੀ ਹੁਇ _ਪਧਾਰੇ 

ਫੂਕਿ ਫੂਕਿ ਪਾਵਨ ਕੌ ਪ੍ਰਿਥੀ ਪੈ ਧਰਤ _ਹੋ। 
ਸਿਪਾਹੀ ਹੁਇ ਕੈ _ਸਾਧਤ _ਸਿਲਾਹਨ ਕੋ 
ਛਤ੍ਰੀ ਹੁਇ ਕੈ ਅਰਿ ਮਾਰਤ _ਮਰਤ ਹੋ। 
ਭੂਮਿ _ਭਾਰ ਕੌ _ਉਤਾਰਤ _ਹੋ__ਮਹਾਰਾਜ 

ਭਵ _ਭੂਤਨ ਕੀ ਭਾਵਨਾ _ਭਰਤ _ਹੋ। _੫। _੧੫। 
ਗੀਤ _ਨਾਦ _ਕੇ ਨਿਦਾਨ ਕੌ _ਬਤਾਵਤ _ਹੋ 


ਰੁ 
ਜਾ 
੍ 


ਕੇ 


ਬਿਦਿਆ ਮੈ ਪੂਬੀਨ ਕਹੂੰ ਭੂਮਿ ਕਹੂੰ ਭਾਨੁ” ਹੋ। ੬।੧੬। 


੍ 
4 
੩, ਮੈ 
ਕੋ 


ਕਰ 
ਕੰ 


ਕਰ 
60 6੬0 ਜੀ 2 /੬ਊ ਨਹ ਨ 2 ।੬0 /੬£ ( ਨਹ ਨ ਨ (ਰਤ 0 0 ੧. ੨ (ਿ ੨ (੬ 0 ਰੀ ਸਿ ਹਾ ਇੰ 0 ਨ ਨ ੧ ਨ) 11 


ਗੀਤ _ਕੇ _ਗਵਯਾ _ਕਹੂੰ _ਬੇਨੁ _ਕੇ _ਬਜਯਾ 
ਨ੍ਹਿਤ ਕੇ _ਨਚਯਾ _ਕਹੂੰ _ਨਰ ਕੋ ਅਕਾਰ _ਹੋ। 
ਬੇਦ _ਬਾਨੀ _ਕਹੂੰ _ਕੋਕ _ਕੀ ਕਹਾਨੀ 

੧. ਭਾਨ' ੩. 'ਜੋਗ','ਜੋਗਿ' 


ਅਕਾਲ _ ਉਸਤਤਿ ੧੮ 


ਬਾਣੀ _(ਆਕਾਸ਼ _ਬਾਣੀ) ਹੋ, _ਕਿਤੇ ਸਰਸਵਤੀ ਅਤੇ ਪਾਰਬਤੀ ਹੋ, _ਕਿਤੇ _ਦੁਰਗਾ _ਅਤੇ 
ਸ਼ਿਵਾ _(ਮ੍ਰਿੜਾਨੀ) ਹੋ__ਅਤੇ _ਕਿਤੇ ਤੁਸੀਂ ਕਾਲੇ _ਰੰਗ _ਵਾਲੀ ਹੋ ਅਤੇ ਕਿਤੇ ਸਫ਼ੈਦ ਵਰਣ 
ਵਾਲੀ _ਹੋ। _ਕਿਤੇ _ਧਰਮ-ਧਾਮ _(ਧਰਮ _ਦੀ ਮਰਯਾਦਾ _ਰਖਣ _ਵਾਲੇ) _ਹੋ__ਅਤੇ _ਕਿਤੇ _ਸਭ 
ਥਾਂ ਵਿਚਰਨ _ ਕਰਨ _ਵਾਲੇ (ਸਰਬ ਵਿਆਪੀ) ਹੋ, ਕਿਤੇ _ਜਤ-ਸਤ _ ਧਾਰਨ _ਕਰਨ _ਵਾਲੇ 
ਹੋ ਅਤੇ ਕਿਤੇ ਕਾਮ _ਵਿਚ ਖੁਸ਼ (ਉਲਾਸੀ) ਹੋ; ਕਿਤੇ __ਦਾਨ ਦੇਣ ਵਾਲੇ ਹੋ ਅਤੇ ਕਿਤੇ 
ਦਾਨ ਲੈਣ ਵਾਲੇ _ਹੋ। ਕਿਤੇ ਤੁਸੀਂ _ਵੇਦ-ਰੀਤ ਨੂੰ ਪਾਲਣ ਵਾਲੇ ਹੋ ਅਤੇ _ਕਿਤੇ ਇਸ ਤੋਂ 
ਉਲਟ ਹੋ, ਕਿਤੇ ਤਿੰਨਾਂ ਗੁਣਾਂ (ਰਜੋ, _ਸਤੋ, _ਤਮੋ) ਤੋਂ ਪਰੇ _ਹੋ ਅਤੇ ਇੰਨ੍ਹਾਂ ਗੁਣਾਂ 


ਕਿਤੇ 

(ਹੇ ਪੂਭੂ!) _ਕਿਤੇ ਤੁਸੀਂ ਜਟਾਧਾਰੀ (ਸਾਧੂ) ਹੋ _ ਅਤੇ _ਕਿਤੇ ਗਲ _ਵਿਚ _ਕੰਠੀ ਧਾਰਨ 
ਵਾਲੇ ਬ੍ਰਹਮਚਾਰੀ _(ਰਾਮਾਨੰਦੀ __ ਸਾਧੂ) ਹੋ, ਕਿਤੇ ਜੋਗ ਨੂੰ ਸਾਧ ਲਿਆ ਹੈ ਅਤੇ 
(ਜੋਗ) _ਸਾਧਨਾ _ਕਰ ਰਹੇ ਹੋ। _ਕਿਤੇ __ ਤੁਸੀਂ ਕੰਨ 
(ਸੰਨਿਆਸੀ) ਹੋਕੇ ਵਿਚਰ ਰਹੇ ਹੋ, ਕਿਤੇ ਫੂਕ 


ਹਕ 
੨ ਤੂ 


ਉਹ ਜੀ 
ਨ 
ਘੈ 
॥ 
ਤੂ 3 
ਰੰ 
ਘ 
ਹੈਂ, 
ਤ ਟੂੰ ਜੈ, 
ਕਰਤ ਨੇਂ 


ਮਹਾ _ਦੇਵ ਵਰਗੇ _ਹੋ। _ਕਿਤੇ ਤੁਸੀਂ ਅਤਿ _ਕੰਗਾਲ ਹੋ 


ਰਹ 
ਭੋ< 


ਮਜਨ ਵੱਲ (ਕਲੰਕਿਤੇ ਕਜਰ 'ਵਲੇ- ਐਤਮ _ਚਿੱਜੀ) ਹੈ, ਕਿਤੇ 'ਤੁਸੀਂ 'ਇਸਤਜ਼ੀ ਸਰਿਤ 


ਕਿਤੇ _ਨਿਰਬਲ _ਸ਼ਰੀਰ _ਵਾਲੇ _('ਛਕਵਾਰੀ”) ਅਤੇ _ਕਿਤੇ _ਛਲ _ਦੇ ਅਨੇਕ _ਰੂਪ _ਹੋ।੧੭। 

ਕਿਤੇ ਗੀਤਾਂ __ਦੇ _ਗਾਣ ਵਾਲੇ ਹੋ, ਕਿਤੇ ਬੰਸਰੀ ਵਜਾਉਣ ਵਾਲੇ ਹੋ, ਕਿਤੇ ਨਾਚ 
ਦੇ ਨਚਾਰ ਹੋ _ ਅਤੇ _ਕਿਤੇ ਨਰ ਸਰੂਪ _ਵਾਲੇ ਹੋ। ਕਿਤੇ ਤੁਸੀਂ _ਵੇਦ-ਬਾਣੀ ਹੋ, ਕਿਤੇ _ਕਾਮ 
ਦੇ ਭੇਦਾਂ ਦਾ ਬ੍ਰਿਤਾਂਤ ਹੋ, _ਕਿਤੇ ਰਾਜੇ ਹੋ, ਕਿਤੇ ਰਾਣੀ ਹੋ ਅਤੇ _ਕਿਤੇ ਤੁਸੀਂ ਇਸਤਰੀ 
ਦੇ ਵੱਖ ਵੱਖ ਸਰੂਪ ਹੋ। ਕਿਤੇ ਬੰਸਰੀ ਵਜਾਉਣ ਵਾਲੇ, ਕਿਤੇ ਗਊਆਂ ਨੂੰ _ਚਰਾਉਣ ਵਾਲੇ, 


੧੯ ਸ੍ਰੀ _ਦਸਮ-ਗ੍ਰੰਥ ਸਾਹਿਬ ਅਕਾਲ _ ਉਸਤਤਿ ੧੯ 
ਨਾਰਿ 


ਕਹੂੰ ਰਾਜਾ _ਕਹੂੰ ਰਾਨੀ ਕਹੂੰ ਕੇ ਪ੍ਰਕਾਰ ਹੋ। ਕਿਤੇ (ਵਿਅਰਥ ਦੀਆਂ) _ਤੋਹਮਤਾਂ ਲਗਵਾਉਣ _ਵਾਲੇ _ਅਤੇ _ਕਿਤੇ ਸੁੰਦਰ ਕੁਮਾਰ ਹੋ। ਕਿਤੇ 
ਕਹੂੰ _ਬੇਨ _ਕੇ _ਬਜਯਾ _ਕਹੂੰ _ਧੇਨ ਕੇ _ਚਰਯਾ ਤੁਸੀਂ ਪਵਿਤਰਤਾ ਦੀ ਸ਼ਾਨ ਹੋ, ਜਾਂ ਸੰਤਾਂ ਦੇ ਪ੍ਰਾਣ ਹੋ ਜਾਂ ਮਹਾਨ ਦਾਨ ਦੇਣ ਵਾਲੇ ਦਾਨੀ 
ਕਹੂੰ _ਲਾਖਨ _ਲਵਯਾ _ ਕਹੂੰ ਸੁੰਦਰ ਕੁਮਾਰ _ਹੋ। ਹੋ ਜਾਂ ਨਿਰਦੋਸ਼ _ਨਿਰਾਕਾਰ _ਹੋ।੧੮। 
ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ (ਹੇ ਪ੍ਰਭੂ!) ਤੁਸੀਂ _ਨਿਰੋਗ ਅਤੇ ਅਰੂਪ ਹੋ _ਜਾਂ_ ਸੁੰਦਰ ਸਰੂਪ ਵਾਲੇ ਹੋ, ਜਾਂ _ਰਾਜਿਆਂ 
ਕਿ ਦਾਤਾ ਮਹਾ ਦਾਨਿ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ। ੮। ੧੮। ਦੇ ਰਾਜੇ ਹੋ ਜਾਂ ਮਹਾਨ ਦਾਨ _ਕਰਨ ਵਾਲੇ ਦਾਨੀ _ਹੋ। _ ਤੁਸੀਂ ਪ੍ਰਾਣਾਂ ਦੀ _ਰਖਿਆਂ _ਕਰਨ 
ਨਿਰਜਰ _ਨਿਰਪ ਹੋ ਕਿ ਸੰਦਰ ਸਰਪ ਹੋ ਵਾਲੇ ਹੋ ਜਾਂ ਦੁੱਧ ਪੁੱਤਰ ਬਖਸ਼ਣ _ਵਾਲੇ ਹੋ ਜਾਂ ਰੋਗ _ਅਤੇ ਸੋਗ ਨੂੰ ਮਿਟਾਉਣ ਵਾਲੇ 
ਦਿ ਤਪਨ ਕੋ _ਭਪ 'ਹੋ ਕਿ ਚੜਾ ਮਜ਼ਾ 'ਦਾਨ` 'ਹੋ। ਹੋ ਜਾਂ ਵੱਡੇ _ਅਭਿਮਾਨ _ਵਾਲੇ _ਅਭਿਮਾਨੀ _ਹੋ। ਤੁਸੀਂ ਵਿਦਿਆ _ਦਾ _ਵਿਚਾਰ _(ਵਿਦਵਾਨ) 
ਪਨ: ਕੇ. 'ਬਜ਼ਜਾ ਚੱਜ ਘੜ ਜੋ _ਇਿਵਜਾ ਹੋ ਜਾਂ ਅਦ੍ਰੈਤ-ਸਰੂਪ ਵਾਲੇ ਹੋ, ਜਾਂ ਸਿੱਧੀਆਂ _ਦੀ_ਪੂੂਤਿਮੂਰਤੀ ਹੋ, ਜਾਂ ਸ਼ੁੱਧਤਾ ਦਾ ਗੌਰਵ 
ਕੰਗ ਅੰਗ. ਵੈ. ਫਲਾਂ _ਜਿਹ ਅਨ ਜਾਂ ਅੰਨੇ ਤੈ ਹੋ। ਤੁਸੀਂ ਜਵਾਨੀ ਦੇ _ਜਾਲ (ਆਕਰਸ਼ਿਤ _ਕਰ _ਕੇ _ਮੋਹ _ਬੰਧਨ _ਵਿਚ _ਫਸਾਉਣ _ਵਾਲੇ) 
ਬਿਦਿਆ ਕੇ ਬਿਚਾਰ ਹੋ ਕਿ ਅਦੈ ਅਵਤਾਰ ਹੋ ਹੋ, ਜਾਂ ਕਾਲ ਦੇ ਵੀ ਕਾਲ ਹੋ, ਜਾਂ ਵੈਰੀਆਂ ਲਈ ਪੀੜਾਕਾਰੀ ਹੋ, ਜਾਂ ਮਿਤਰਾਂ ਲਈ 
ਕਿ _ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਰੋ। ਪ੍ਰਾਣ-ਰੂਪ _ ਹੈ।੧੯। 
ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿਤੇ ਤੁਸੀਂ _ਬੁਹਮ _ਸੰਬੰਧੀ ਵਿਚਾਰ-ਚਰਚਾ _ਹੋ, _ਜਾਂ _ਵਿਦਿਆ ਦੇ _ਤਰਕ-ਵਿਤਰਕ 
ਕਿ ਸਤ੍ਨ ਕੇ ਸੂਲ ਹੋ. ਕਿ ਮਿਤ੍ਰਨ ਕੇ ਪ੍ਰਾਨ ਹੋ। _੯। _੧੯। ਹੋ, ਜਾਂ ਕਿਤੇ ਅਨਹਦ ਨਾਦ ਦੀ ਧੁਨ ਹੋ, ਜਾਂ ਕਿਤੇ (ਅਨਹਦ ਨਾਦ ਦੀ ਧੁਨ ਵਿਚ) ਪੂਰੀ 
ਕਹੇ ਕਰ ਪਨ, (0. ਤਰ੍ਹਾਂ ਲੀਨ _ਭਗਤ ਹੋ। ਕਿਤੇ ਤੁਸੀਂ ਵੇਦ-ਰੀਤ ਦੇ ਪਾਲਕ ਹੋ, ਕਿਤੇ ਵਿਦਿਆ ਦੀ ਪ੍ਰਤੀਤੀ 
ਰਣ ਖਪਤ. ਗਤ (ਵਿਸ਼ਵਾਸ) ਹੋ, ਕਿਤੇ ਨੀਤੀ ਹੋ ਅਤੇ ਕਿਤੇ _ਅਨੀਤੀ _ਹੋ_ਅਤੇ _ਕਿਤੇ _ਔਗ ਵਾਂਗ ਚਮਕਦੇ 
ਕਹੇ ਬੇਦ ਰੀਤਿ ਕਹੇ _ਬਿਦਿਆ ਕੀ _ਪਤੀਤਿ ਹੋ। ਕਿਤੈ ਪੂਰਨ ਪ੍ਰਤਾਪ ਵਾਲੇ ਹੋ, ਕਿਤੇ ਏਕਾਂਤ-ਵਾਸੀ (ਸਾਧਕ) ਦੇ ਜਾਪ _ ਹੋ, _ ਕਿਤੇ 
ਕਹੂੰ `ਨੀਤਿ ਅਉ ਅਨੀਤਿ ਕਹੂੰ `ਜਰਾਲਾ ਸੀ ਜਗਤ _ ਹੋ। ਰੰਗਿ (ਦਿ “ਉਰ ਤੀ ਦੀਦ ਹਨ ਮਰਣ “ਦਲ “ਜਿਲ ਉਰਿ ਉਰਿ 
ਰੀ ਰੀ ਨ ਮੀਤ ਜਿ ਹੀ “ਦੀ ਹੀ ਹੀ “ਇਹੀ ਬੱਲ ਦਹ ਹੋ (ਜਹ, ਵਗ 
ਭਖੀ ਤੇ. ਅਤਪ ਕੋ ਐਗ. ਤੇ. ਗਤ ਚ ਨਾਲ _ਖੋਹ _ਲੈਣ ਵਾਲੇ _ਹੋ, (ਮੈਨੂੰ) _ਸਭ _ ਸਮਿਆਂ ਵਿਚ _ਅਤੇ _ਸਭਨਾਂ _ਨਿਕਾਣਿਆਂ ਵਿਚ 
ਕਹੂੰ ਬਰ ਦੇਤ ਕਹੂੰ ਫ਼ਲ ਸੋ ਫ਼ਿਨਾਇ ਲੈੜ ਜਿਸਨੇ ਤਤ: ਰੱ 0 
ਸਰਬ _ਕਾਲਿ ਸਰਬ ਠੌਰਿ ਏਕ ਸੇ ਲਗਤ ਹੋ। _੧0। ੨0। ਤੋਗੀਂ /ਕਰੈਆ ਨਾਲ? ਗੁਲ 
(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, 
ਰਣ ਜੋਗੀਆਂ ` ਅਤੇ ਜਤੀਆਂ ਦੇ _ ਸਿੱਧਾਂਤਿਕ ਵਿਚਾਰਾਂ (ਘਰਾਂ) _ ਨੂੰ `ਯੋਖ _ ਲਿਆ _ ਹੈ; ਸ਼ੂਰਵੀਰਾਂ, 
ਸ੍ਰਾਵਗ _ਸੁਧ ਸਮੂਹ _ਸਿਧਾਨ ਕੇ ਦੇਖਿ _ਫਿਰਿਓ ਘਰਿ ਜੋਗਿ ਜਤੀ ਕੇ। (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) _ਪਾਨ _ਕਰਨ ਵਾਲੇ ਦੇਵਤਿਆਂ ਅਤੇ 
ਸੂਰ _ਸੁਰਾਰਦਨ _ਸੁਧ _ਸੁਧਾਦਿਕ _ਸੰਤ _ਸਸੂਹ ਅਨੇਕ _ਮਤੀ _ ਕੇ। ਅਨੇਕ ਪੁਕਾਰ ਦੇ ਸੰਤਾਂ ਦੀਆਂ _ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ _ਲਿਆ ਹੈ); ਸਾਰਿਆਂ 
ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ _ਕੇ। ਦੇਸਾਂ ਦੇ _ਮਤ-ਮਤਾਂਤਰਾਂ ਨੂੰ ਵੇਖ _ਲਿਆ ਹੈ ਪਰ _ਕੋਈ ਵੀ ਅਜਿਹਾ ਨਹੀਂ ਵੇਖਿਆ ਜੋ 
ਸੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ _ਏਕ ਰਤੀ ਕੇ। ੧। _੨੧। (ਸੱਚੇ _ਅਰਥਾਂ _ਵਿਚ) _ ਪਰਮਾਤਮਾ _ਦਾ _ਬਣਿਆ _ਹੋਵੇ _(ਅਰਥਾਤ _ ਅਧਿਆਤਮਿਕ _ ਕਰਤੱਵ 
ਮਾਤੇ _ਮਤੰਗ _ਜਰੇ ਜਰ _ਸੰਗਿ ਅਨੂਪ _ਉਤੰਗ _ ਸੁਰੰਗ _ਸਵਾਰੇ। ਪ੍ਰਤਿ _ਸਚੇਤ ਹੋਵੇ)। (ਸਚ ਤਾਂ __ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ 
ਕੋਟਿ _ਤੁਰੰਗ _ਕੁਰੰਗ _ਸੇ _ਕੂਦਤ _ਪਉਨ ਕੇ _ਗਉਨ _ਕੋ ਜਾਤ _ਨਿਵਾਰੇ। ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ 
ਭਾਰੀ _ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ _ਸੀਸ _ਨ ਜਾਤ _ਬਿਚਾਰੇ। ਤੁੱਛ _ਹਨ)।੨੧। ਸੋਨੇ ਨਾਲ _ਜੜ੍ਹੇ ਹੋਏ, _ਉਂਚੇ _ਅਕਾਰ ਪੁਕਾਰ _ਵਾਲੇ _ਸੰਧੂਰ _ਨਾਲ _ਸੰਵਾਰੇ 
ਏਤੇ ਭਏ ਤੋ ਕਹਾ ਭਏ ਭੂਪਤਿ ਅੰਤ ਕੈ ਨਾਗੇ= ਹੀ ਪਾਇ ਪਧਾਰੇ। ੨। _੨੨। ਹੋਏ ਅਨੂਪਮ ਮਸਤ ਹਾਥੀ ਹੋਣ; _ਹਿਰਨਾਂ ਵਾਂਗ _ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ 


ਛੱਡਣ ਵਾਲੇ ਕਰੋੜਾਂ ਘੋੜੇ ਹੋਣ; (ਦੁਆਰ `ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ 
ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨ ਕੀਤੇ ਜਾ ਸਕਦੀ 
ਅਜਿਹੇ _(ਪ੍ਰਤਾਪੀ) ਰਾਜਾ _ਬਣ _ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ 
ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ _ਹੈ।੨੨। 


੧.'ਨਨਾਦ” ੨. _'ਏਕਾਂਤੀ” ੩. 'ਨਾਂਗੇ” 


ਸੀ _ਦਸਮ-ਗ੍ਰੰਥ _ਸਾਹਿਬ 


ਜੀਤ _ ਫਿਰੇ _ਸਭ _ ਦੇਸ _ਦਿਸਾਨ _ਕੋ__ਬਾਜਤ _ਢੋਲ _ਮਿਿਦੰਗ _ਨਗਾਰੇ। 
ਗੁੰਜਤ _ਗੂੜ" _ਗਜਾਨ _ਕੇ ਸੁੰਦਰ _ਹਿੰਤਸਤ” _ਹੀ _ਹਯ _ਰਾਜ _ਹਜਾਰੇ। 
ਭੂਤ ਭਵਿਖ _ਭਵਾਨ ਕੇ _ਭੂਪਤਿ ਕਉਨ _ਗਨੈ ਨਹੀ ਜਾਤ _ ਬਿਚਾਰੇ। 
ਸੁੀਪਤਿ ਸ੍ਰੀ ਭਗਵਾਨ _ਭਜੇ ਬਿਨੁ _ਅੰਤ ਕੋ ਅੰਤ ਕੇ ਧਾਮ ਸਿਧਾਰੇ। 
ਨ੍ਹਾਨ” ਦਇਆ ਦਮ _ਦਾਨ ਸੁ ਸੰਜਮ ਨੇਮ ਅਨੇਕ ਬਿਸੇਖੇ। 
ਬੇਦ ਪੁਰਾਨ _ਕਤੇਬ _ ਕੁਰਾਨ _ਜਿਮੀਨ _ਜਮਾਨ _ਸਬਾਨ _ਕੇ  ਪੇਖੇ। 

ਪਉਨ _ ਅਹਾਰ _ਜਤੀ _ਜਤ ਧਾਰਿ ਸਬੈ _ਸੁ _ਬਿਚਾਰ _ਹਜਾਰਕ _ਦੇਖੇ। 
ਸੀ _ਭਗਵਾਨ _ਭਜੇ ਬਿਨੁ _ਭੂਪਤਿ ਏਕ ਰਤੀ ਬਿਨੁ _ਏਕ _ਨ_ਲੇਥੈ। 


ਤੀਰਥ 


ਤੂ #ਹ 58 ਹੂ 


ਸਿਪਾਹੀ _ਦੁਰੰਤ _ਦੁਬਾਹ 


ਸੁ ਸਾਜਿ 


ਸਨਾਰ 


ਦੁਰਜਾਨ _ਦਲੈਂਗੇ। 


ਗੁਮਾਨ ਭਰੇ ਮਨ ਮੈ ਕਰਿ ਪਰਬਤ _ਪੰਖ _ਹਲੈ _ਨ__ਹਲੈਂਗੇ। 
ਅਰੀਨ _ ਮਰੋਰਿ _ਮਵਾਸਨ _ ਮਾਤੇ _ਮਤੰਗਨ _ ਮਾਨ _ਮਲੈਂਗੇ। 
ਸੀ _ਪਤਿ ਸਰੀ _ਭਗਵਾਨ ਕ੍ਰਿਪਾ ਬਿਨੁ _ਤਿਆਗਿ _ਜਹਾਨੁ _ਨਿਦਾਨ ਚਲੈਂਗੇ। 


੨੧੭ 
ਐਂ 
੩ 
ਨ 
9੧੭ 
੩ 


ਸਭੈ _ਅਵਿਲੋਕਿ ਚਪੈਂਗੇ। _੭। 


੩। 


੪| 


ਪ। 


੨੭ | 


੨੩ | 


ਦੇਉ | 


ਵੇ੫| 


੨੬। 


੨੮ 


ਅਕਾਲ _ ਉਸਤਤਿ ੨0 


(ਜਿਨ੍ਹਾਂ _ਨੇ) ਸਾਰੇ __ਦੇਸ-ਦੇਸਾਂਤਰਾਂ ਨੂੰ ਜਿਤ _ਲਿਆ ਹੋਵੇ _ਅਤੇ ਜਿਨ੍ਹਾਂ ਦੇ _(ਰਾਜ- 
ਮਹੱਲ ਅਗੇ) ਢੋਲ, _ਮ੍ਿਦੰਗ _ਅਤੇ _ਨਗਾਰੇ ਵਜਦੇ ਹੋਣ; ਸੁੰਦਰ ਹਾਥੀਆਂ _ਦੇ _ਸਮੂਹ 
ਚਿੰਘਾੜਦੇ ਹੋਣ ਅਤੇ _ਹਜ਼ਾਰਾਂ ਹੀ _ਸੂਸ਼ਠ ਘੋੜੇ _ਹਿਣਕਦੇ ਹੋਣ; (ਅਜਿਹੇ ਮਹੱਤਵ ਵਾਲੇ) 
ਭੂਤ, _ਭਵਿਖ _ਅਤੇ _ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ __ਹੋਏ ਹਨ ਕਿ ਜਿਨ੍ਹਾਂ 
ਨੂੰ ਵਿਚਾਰਿਆ ਨਹੀਂ ਜਾ _ਸਕਦਾ (ਅਰਥਾਤ ਅਣਗਿਣਤ ਹਨ); ਪਰ ਮਾਇਆ ਦੇ ਸੁਆਮੀ 


ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ _ਯਮਰਾਜ ਦੇ ਘਰ ਚਲੇ ਗਏ _ਹਨ।੨੩। (ਜੇ ਕੋਈ) 
ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ 
ਉਪਲਬਧ _ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ; ਪੌਣ ਦਾ ਆਹਾਰ _ਕਰਨ 
ਅਤੇ _ਜਤ-ਸਤ _ਧਾਰ _ਕੇ _ਜਤੀ _ਬਣਨ _ਵਾਲੇ _ਹਜ਼ਾਰਾਂ _ਹੀ ਵਿਚਾਰ ਪੂਰਵਕ _ਵੇਖੇ _ਹਨ; 
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ _ਭਜਨ _ਅਤੇ ਪ੍ਰੇਮ _('ਰਤੀ”) ਤੋਂ ਬਿਨਾ ਰਾਜੇ ਵੀ 
(ਪਰਮਾਤਮਾ _ਦੇ _ ਦੁਆਰ _ਤੇ) ਪੁਵਾਨ ਨਹੀਂ __ ਹਨ।੨੪। 

ਰੰ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ 
ਕੇ ਵੈਰੀਆਂ ਨੂੰ ਦਲਣ ਵਾਲੇ ਹੋਣ; ਉਹ (ਸ਼ੂਰਵੀਰ) ਆਪਣੇ 


ਤੋੜਨ ਵਾਲੇ _ਹਨ ਅਤੇ ਗੱਲਾਂ ਵਿਚ _ਹੀ ਜੋ ਚੌਹਾਂ `ਚੱਕਾਂ 
ਰਖਦੇ ਹਨ; ਪਰ ਮਾਇਆ ਦਾ ਸੁਆਮੀ ਪ੍ਰਭੂ _ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ 
ਤੇ) ਇਹ ਸਾਰੇ _ਜਾਚਕ _ਹਨ ਅਤੇ _ਉਹ ਇਕ _ਹੀ ਦੇਣ ਵਾਲਾ ਹੈ।੨੬। 

ਦੈਂਤ, ਦੇਵ ਤੇ _ਨਾਗ _ਅਤੇ _ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, 
ਵਰਤਮਾਨ) _ਵਿਚ _ਜਪਦੇ ਹਨ; ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ 
ਸਥਾਪਨਾ ਕਰ ਦਿੰਦਾ ਹੈ; ਜਿਸ __ਦੇ ਸਿਮਰਨ ਨਾਲ ਪੁੰਨਾਂ ਦੀ ਪੁਚੰਡਤਾ ਵਧ ਜਾਂਦੀ ਹੈ ਅਤੇ 
ਜਿਸ _ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ; (ਉਸ ਦੇ ਪ੍ਰਤਾਪ ਨੂੰ) 
ਵੇਖ ਕੇ ਸਾਰੇ ਸੰਤ _ਜਗਤ _ਵਿਚ _ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ 
ਵੈਰੀ ਲੋਕ ਨਸ਼ਟ ਹੋ ਜਾਂਦੇ ਹਨ।੨੭। ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ _ਤਿੰਨ 
ਜੋਕਾਂ ਉਤੇ ਰਾਜ ਕਰਦੇ _ਹਨ; ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ _ਹਾਥੀ ਆਦਿ ਦਾਨ 


ਹਨ ਅਤੇ _ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ; 
ਜੇ ਉਹ ਬ੍ਰਹਮਾ, ਮਹੇਸ਼ ਅਤੇ _ਵਿਸ਼ਲੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ 
; ਤਾਂ) ਅੰਤ ਵਿਚ _ਜਮਰਾਜ ਦੇ ਫੰਧੇ ਵਿਚ _ਫਸਦੇ ਹਨ; ਜਿਹੜੇ ਪੁਰਸ਼ ਮਾਇਆ ਦੇ 
ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, _ਉਹ ਮਨੁੱਖ ਫਿਰ ਦੇਹ ਧਾਰਨ 
ਨਹੀਂ ਕਰਨਗੇ _ (ਭਾਵ _ਆਵਾਗਵਣ ਦੇ _ਚੌਕਰ _ਤੋਂ ਮੁਕਤ ਹੋ __ਜਾਣਗੇ)।੨੮। 


੨੧ 


ਸੀ _ਦਸਮ-ਗ੍ਰੰਥ _ਸਾਹਿਬ 


ਭਯੋ ਦੋਊ ਲੋਚਨ _ਮੂੰਦ ਕੈ _ਬੈਠਿ _ਰਹਿਓ _ਬਕ _ਧ੍ਯਾਨ _ਲਗਾਇਓ। 

ਸਾਤ _ਸਮੁੰਦੂਨ _ਲੋਕ _ਗਇਓ _ ਪਰਲੋਕ _ਗਵਾਇਓ। 
ਕੀਓ _ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ। 
ਕਹੌ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ _ਪਾਇਓ। ੯। 


ਤੂਪੁਸ਼ਹਦ/ _ ਤੌਮਰਾ _ਛੰਦਾ 

ਹਰਿ _ਜਨਮ _ ਮਰਨ _ਬਿਹੀਨ। _ ਦਸ _ ਚਾਰ _ਚਾਰ _ ਪ੍ਰਬੀਨ। 

ਅਕਲੰਕ _ ਰੂਪ _ ਅਪਾਰ। _ ਅਨਛਿਜ _ ਤੇਜ _ਉਦਾਰ। _੧। _੩੧। 
ਅਨਭਿਜ _ ਰੂਪ _ਦੁਰੰਤ। _ ਸਭ _ ਜਗਤ _ ਭਗਤ _ ਮਹੰਤ। 

ਜਸ ਤਿਲਕ ਭੂ ਭ੍ਰਿਤ _ਭਾਨੁ। _ਦਸ _ਚਾਰ _ਚਾਰ _ਨਿਧਾਨ। _੨। _੩੨। 
ਅਕਲੰਕ _ਰੂਪ _ ਅਪਾਰ। _ ਸਭ _ ਲੋਕ _ਸੋਕ _ਬਿਦਾਰ। 

ਕਲ ਕਾਲ _ਕਰਮ _ਬਿਹੀਨ। _ਸਭ _ ਕਰਮ _ਧਰਮ _ਪ੍ਰਬੀਨ। _੩। _੩੩। 
ਅਨਖੰਡ _ ਅਤੁਲ _ ਪ੍ਰਤਾਪ। _ ਸਭ _ਥਾਪਿਓ _ ਜਿਹ _ ਥਾਪ। 

ਅਨਖੇਦ _ ਭੇਦ _ ਅਛੇਦ। _ਮੁਖਚਾਰ _ਗਾਵਤ _ ਬੇਦ। _੪। _੩੪। 

ਜਿਹ _ਨੇਤਿ ਨਿਗਮ _ ਕਹੰਤ। _ਮੁਖਚਾਰ _ਬਕਤ _ ਬਿਅੰਤ। 

ਅਨਭਿਜ _ ਅਤੁਲ _ਪ੍ਰਤਾਪ। _ ਅਨਖੰਡ _ ਅਮਿਤ _ ਅਥਾਪ। _੫। _ ੩੫। 


ਜਿਹ _ ਕੀਨ _ ਜਗਤ _ ਪਸਾਰ। _ਰਚਿਓ _ ਬਿਚਾਰਿ _ਬਿਚਾਰਿ। 

ਅਨੰਤ ਰੂਪ _ਅਖੰਡ। _ਅਤੁਲ _ ਪ੍ਰਤਾਪ _ਪ੍ਰਚੰਡ। _੬। _੩੬। 

ਜਿਹ _ਅੰਡ `ਤੇ _ਬੁਹਮੰਡ। _ਕੀਨੇ _ਸੁ _ਚੌਦਹ _ਖੰਡ। 

ਸਭ ਕੀਨ" ਜਗਤ _ਪਸਾਰ। _ ਅਬਿਯਕਤ” _ਰੂਪ _ਉਂਦਾਰ। _੭। _੩੭। 
ਜਿਹ ਕੋਟਿ ਇੰਦੂ _ਨ੍ਰਿਪਾਰ। _ਕਈ _ਬੂਹਮ _ਬਿਸਨ _ਬਿਚਾਰ। 

ਕਈ ਰਾਮ ਕ੍ਰਿਸਨ ਰਸੂਲ। _ਬਿਨ _ਭਗਤਿ ਕੋ ਨ _ਕਬੂਲ। _੮। ੩੮। 


$. 


'ਕੀਨੋ” ੨. 


੨੯। 


ਅਕਾਲ _ ਉਸਤਤਿ ੨੧ 


ਕੀ ਹੋਇਆ ਜੇ ਕੋਈ ਦੋਵੇਂ ਔਖਾਂ ਬੰਦ ਕਰ ਕੇ ਬੈਠ ਗਿਆ ਅਤੇ _ਬਗਲੇ ਵਾਂਗ 
ਧਿਆਨ _ਲਗਾ ਲਿਆ; ਜੇ ਕੋਈ (ਉਮਰ _ ਭਰ) _ਸੌਤ ਸਮੁੰਦਰਾਂ ਵਿਚ ਇਸ਼ਨਾਨ _ਕਰਦਾ 
ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ 
ਵੀ (ਉਸ ਨੇ) ਗੰਵਾਂ ਲਿਆ; ਬਾਨ-ਪ੍ੁਸਤੀ _(ਬਿਖਿਆਨ-ਵੈਖਾਨਸ) _ਹੋ__ਕੇ ਜੰਗਲਾਂ _ਵਿਚ 
ਨਿਵਾਸ __ਕੀਤਾ, ਉਨ੍ਹਾਂ _ਨੇ _ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ _ਵਿਚ) _ਬਿਤਾ 
ਦਿੱਤੀ; (ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ _ ਜਿੰਨ੍ਹਾਂ ਨੇ ਪਰਮਾਤਮਾ 
ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ _ਹੀ ਉਸ ਨੂੰ ਪ੍ਰਾਪਤ _ਕੀਤਾ _ਹੈ।੨੯। 
ਕਿਸੇ ਨੇ _ਸਾਲਗ੍ਰਾਮ ਨੂੰ ਪੂਜ _ਕੇ ਸਿਰ _ਉਤੇ _ਧਾਰਨ ਕਰ _ਲਿਆ ਹੈ ਅਤੇ ਕਿਸੇ 
ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ; ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ 
ਵਿਚ ਜਾਣਿਆ ਹੈ ਅਤੇ ਕਿਸੇ ਨੇ ਪੌਛਮ ਵਲ ਸਿਰ ਨਿਵਾਇਆ ਹੈ; ਕੋਈ ਮੂਰਖ _ਬੁਤਾਂ 
(ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ _ਪੂਜਦਾ ਫਿਰਦਾ ਹੈ; ਸਾਰਾ ਸੰਸਾਰ ਕੂੜੀ 
ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ 


ਪਰਮਾਤਮਾ _ਜਨਮ-ਮਰਨ _ਤੋਂ ਰਹਿਤ ਹੈ, _ਅਠਾਰ੍ਹਾਂ _ਵਿਦਿਆਵਾਂ (ਚਾਰ _ਵੇਦ, ਛੇ 
ਅਤੇ _ਨੀਤੀ _ ਸ਼ਾਸਤ੍) _ਵਿਚ _ਪ੍ਰਬੀਨ ਹੈ, _ਨਿਸ਼ਕਲੰਕ _ਰੂਪ _ਵਾਲਾ _ਅਪਰ _ ਅਪਾਰ ਹੈ, _ਉਸ 
ਉਦਾਰ _ਸਰੂਪ _ਵਾਲੇ _ਦਾ _ਤੇਜ _ਕਦੇ ਨਸ਼ਟ _ਨਹੀਂ_ਹੁੰਦਾ।੩੧। (ਉਹ) _ਅਭਿਜ ਰੂਪ _ਵਾਲਾ 
ਸਭ _ਵਿਚ ਲੁਕਿਆ _ਹੋਇਆ _(ਦੁਰੰਤ) ਹੈ, _ਸਾਰੇ _ਜਗਤ _ਦੇ ਭਗਤਾਂ _ਦਾ _ ਸ਼ਿਰੋਮਣੀ ਹੈ, 
ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ, ਅਨਾਨ੍ਹਾਂ ਸਿੱਧੀਆਂ ਦਾ ਭੰਡਾਰ 
ਹੈ।੩੨। (ਉਹ) ਕਲੰਕ-ਰਹਿਤ ਅਪਰ _ਅਪਾਰ ਹੈ, ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ 
ਵਾਲਾ _ਹੈ, _ਕਲਿਯੁਗ _ਦੇ _ਕਰਮਕਾਂਡਾਂ ਤੋਂ ਪਰੇ ਹੈ _ਅਤੇ ਸਾਰੇ _ਧਰਮ-ਕਰਮਾਂ _ਵਿਚ ਪ੍ੁਬੀਨ 
ਹੈ।੩੩। (ਉਸ ਦਾ) ਪ੍ਰਤਾਪ ਅਖੰਡ _ਅਤੇ _ਅਤੁਲ (ਨ _ਤੁਲਨਾਇਆ _ਜਾ ___ਸਕਣ _ਵਾਲਾ) 
ਹੈ, (ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ, (ਉਸ) ਖੇਦ ਤੋਂ ਰਹਿਤ 
ਦਾ ਭੇਦ ਖੋਲ੍ਹਿਆ ਨਹੀਂ ਜਾ _ਸਕਦਾ; _ਚਾਰ _ਮੁਖਾਂ _ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ 
ਗਾਉਂਦਾ ਹੈ।੩੪। ਜਿਸ ਨੂੰ ਵੇਦ ('ਨਿਗਮ”) ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ, 


ਚਾਰ ਮੁਖਾਂ ਵਾਲਾ ਬ੍ਰਹਮਾ _ਜਿਸ ਨੂੰ ਬੇਅੰਤ ਬੇਅੰਤ _ਦਸਦਾ ਹੈ, ਜੋ _ ਅਭਿਜ _(ਨਿਰਲਿਪਤ) 
ਅਤੇ _ਅਤੁਲ ਪ੍ੁਤਾਪ ਵਾਲਾ ਹੈ, ਉਹ ਨ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨ ਬੰਨ੍ਹਿਆ 
ਜਾ _ਸਕਣ _ ਵਾਲਾ _ਅਤੇ _ ਸਥਾਪਿਤ _ਨ ਕੀਤਾ _ਜਾ__ ਸਕਣ _ ਵਾਲਾ _ਹੈ।੩੫। 

ਜਿਸ ਨੇ ਜਗਤ ਦਾ ਪਸਾਰ ਕੀਤਾ ਹੈ, (ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰ- 
ਪੂਰਵਕ ਰਚਿਆ ਹੈ, ਜੋ ਅਨੰਤ ਅਤੇ ਅਖੰਡ _ਰੂਪ _ਵਾਲਾ ਹੈ ਅਤੇ ਜਿਸ ਦਾ ਪ੍ਰਤਾਪ ਅਤੁਲ 
ਅਤੇ _ਪੁਚੰਡ _ਹੈ।੩੬। ਜਿਸ ਨੇ ਅੰਡੇ ਤੋਂ ਬੁਹਿਮੰਡ (ਦੀ ਰਚਨਾ _ਕੀਤੀ ਹੈ), ਫਿਰ ਚੌਦਾਂ 
ਖੰਡਾਂ ਨੂੰ ਸਿਰਜਿਆ ਹੈ ਅਤੇ ਸਾਰੇ _ਜਗਤ _ਦਾ ਪਸਾਰ _ਪਸਾਰਿਆ ਹੈ, (ਉਹ) ਅਵਿਅਕਤ 
(ਅਕਥਨੀ) _ਰੂਪ _ਵਾਲਾ (ਪ੍ਰਭੂ) _ਉਦਾਰ _ਹੈ।੩੭। ਜਿਸ ਨੇ ਕਰੋੜਾਂ ਇੰਦਰ _ਵਰਗੇ ਰਾਜੇ 
ਬਣਾਏ _ਹਨ ਅਤੇ ਕਈ ਬ੍ਰਹਮਾ, ਵਿਸ਼ਣੂ _ਦੀ ਵਿਚਾਰ ਪੂਰਵਕ (ਰਚਨਾ _ਕੀਤੀ ਹੈ), ਕਈ 
ਰਾਮ, _ਕ੍ਰਿਸ਼ਣ, ਰਸੂਲ ਆਦਿ _(ਪੈਦਾ _ਕੀਤੇ _ਹਨ), _ਪਰ _ਬਿਨਾ _ਭਗਤੀ ਉਸ ਦੇ ਦੁਆਰ 
ਤੇ _ਕੋਈ _ਪੁਵਾਨ ਨਹੀਂ _ਹੁੰਦਾ।੩੮। 


ਈ.%. ਐ, ਕੂ, ਉਹ ਐ ਐ ਕੂ 


4... ਕਰ. 4.&. 


ਸੀ _ਦਸਮ-ਗ੍ਰੰਥ _ਸਾਹਿਬ 


ਸਿੰਧ _ਬਿੰਧ _ਨਗਿੰਦੂ। _ਕਈ _ਮਛ __ਕਛ _ਫਨਿੰਦੂ। 
ਦੇਵਿ ਆਦਿ ਕੁਮਾਰਿ। ਕਈ ਕ੍ਰਿਸਨ ਬਿਸਨ ਅਵਤਾਰ। ੯।੩੯। 
ਇੰਦੂ _ਬਾਰ _ਬੁਹਾਰ। _ਕਈ _ ਬੇਦ _ਅਉ _ਮੁਖਚਾਰ। 
ਰੁਦੂ _ਛੁਦ੍ਰ _ਸਰੂਪ। _ਕਈ _ਰਾਮ ਕ੍ਰਿਸਨ _ਅਨੂਪ। _੧0। ੪0। 


ਕੋਕ _ਕਾਬਿ _ਭਣੰਤ। _ਕਈ _ ਬੇਦ _ਭੇਦ _ਕਹੰਤ। 

ਸਾਸਤੁ _ਸਿੰਮ੍ਿਤਿ _ਬਖਾਨ। _ਕਹੂੰ _ਕਥਤ _ਹੀ _ਸੁ _ਪੁਰਾਨ। _੧੧। ੪੧। 
ਅਗਨਹੋਤ੍ਰਾ _ਕਰੰਤ। _ਕਈ _ ਉਰਧ _ ਤਾਪ _ਦੁਰੰਤ। 

ਉਰਧ _ਬਾਹੁ _ਸੰਨਿਆਸ। _ ਕਹੂੰ _ਜੋਗ _ਭੇਸ _ਉਦਾਸ। _੧੨। ੪੨। 
ਨਿਵਲੀ _ ਕਰਮ _ ਕਰੰਤ। _ ਕਹੂੰ _ਪਉਨ _ ਅਹਾਰ _ਦੁਰੰਤ। 

ਤੀਰਥ _ਦਾਨ _ਅਪਾਰ। _ਕਹੂੰ ਜਗ _ਕਰਮ _ਉਦਾਰ। _੧੩। _੪੩। 


ਅਗਨਹੋਤ੍ਰ _ਅਨੂਪ। _ਕਹੂੰ _ਨਿਆਇ _ ਰਾਜ _ ਬਿਭੂਤ। 
ਸਾਸਤ _ਸਿੰਮ੍ਹਿਤ _ਰੀਤਿ। ਕਹੂੰ _ਬੇਦ _ਸਿਉ _ਬਿਪ੍ਹੀਤਿ। _੧੪। _੪੪। 
ਦੇਸਿ _ਦੇਸਿ _ਫਿਰੰਤ। ਕਈ _ਏਕ _ਠੌਰ _ਇਸਥੰਤ। 
ਕਰਤ ਜਲ ਮਹਿ ਜਾਪ। ਕਹੂੰ _ਸਹਤ _ਤਨ ਪਰ __ਤਾਪ। _੧੫। _੪੫। 
ਬਾਸ _ਬਨਹਿ _ ਕਰੰਤ। _ਕਹੂੰ ਤਾਪ _ਤਨਹਿ _ਸਹੰਤ। 
ਗ੍ਰਿਹਸਤ ਧਰਮ _ ਅਪਾਰ। _ ਕਹੂੰ _ਰਾਜ _ਨੀਤਿ _ਉਦਾਰ। _੧੬। _੪੬। 


ਰੋਗ _ਰਹਤ _ ਅਭਰਮ। _ਕਹੂੰ ਕਰਮ _ਕਰਤ _ ਅਕਰਮ। 
ਸੇਖ ਬ੍ਰਹਮ _ਸਰੂਪ। ਕਹੂੰ _ਨੀਤਿ ਰਾਜ _ਅਨੂਪ। _੧੭। ੪੭। 
ਰੋਗ _ਸੋਗ _ਬਿਹੀਨ। _ਕਹੂੰ ਏਕ _ ਭਗਤਿ _ਅਧੀਨ। 
ਰੰਕ _ਰਾਜਕੁਮਾਰ। _ਕਹੂੰ _ਬੇਦ _ਬਿਆਸ _ਅਵਤਾਰ। _੧੮। _੪੮। 


ਕਰੂ 
ਕਹੂ 
ਕਹੂ 
ਕਰੂ 
ਕਈ _ ਬੂਹਮ _ ਬੇਦ _ਰਟੰਤ। ਕਈ _ਸੇਖ _ਨਾਮ _ਉਚਰੰਤ। 
ਬੈਰਾਗਿ 


ਕਹੂੰ _ਸਨਿਆਸਿ। _ਕਹੂੰ _ਫਿਰਤਿ _ਰੂਪ _ਉਦਾਸਿ। _੧੯। _੪੯। 
ਕਰਮ _ ਫੋਕਟ _ਜਾਨ। _ਸਭ _ ਧਰਮ _ ਨਿਹਫਲ _ ਮਾਨ। 
ਏਕ _ ਨਾਮ _ ਅਧਾਰ। _ਸਭ _ ਕਰਮ _ ਭਰਮ _ਬਿਚਾਰ। _੨0। _੫0। 


ਤੂਪੁਨ਼ਨਦ/ _ ਲਘੁਨਰਾਲ” _ ਛੰਦਾ 
ਹਰੀ। _ਥਲੇ _ਹਰੀ। _ਉਰੇ _ਹਰੀ। _ਬਨੇ _ਹਰੀ। _੧। _੫੧। 


ਗਿਰੇ _ਹਰੀ। _ਗੁਫੇ _ਹਰੀ। _ਛਿਤੇ _ਹਰੀ। _ਨਭੇ _ਹਰੀ। _੨। ੫੨। 
ਈਹਾ _ਹਰੀ। _ਊਹਾ= _ਹਰੀ। _ਜਿਮੀ _ਹਰੀ। _ਜਮਾ _ਹਰੀ। _੩। _੫੩। 
ਅਲੇਖ _ਹਰੀ। _ਅਭੇਖ _ਹਰੀ। _ਅਦੋਖ _ਹਰੀ। _ਅਦੈੈਖ _ਹਰੀ। _੪। _੫੪। 


$. 


“ਅਗਨਿਹੋਤ` _੨. _'ਲਘੁਨਿਰਾਜ” _੩. 'ਉਹਾਂ? 


ਅਕਾਲ _ ਉਸਤਤਿ ੨੨ 


ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ), ਕਈ ਮੌਂਛ, ਕੱਛ 
ਅਤੇ _ਸ਼ੇਸ਼ਨਾਗ (ਰਚੇ _ਹਨ), ਕਈ ਦੇਵਤੇ ਅਤੇ _ਸਨਕਾਦਿਕ (ਸਿਰਜੇ ਹਨ), ਕਈ ਕ੍ਰਿਸ਼ਣ, 
ਵਿਸ਼ਠੂ _ਆਦਿ ਅਵਤਾਰਾਂ _ਨੂੰ _ਅਵਤਰਿਤ _ਕੀਤਾ _ਹੈ।੩੯। ਉਸ ਦੇ ਦੁਆਰ ਉਤੇ ਕਈ 
ਇੰਦਰ ਝਾੜੂ ਦਿੰਦੇ ਹਨ, ਕਈ ਵੇਦ ਅਤੇ ਬ੍ਰਹਮਾ ਹਨ, ਕਈ ਤੁੱਛ ਰੂਪ ਵਾਲੇ ਰੁਦੂ _ਹਨ, 
ਕਈ _ ਅਨੂਪਮ _ ਰੂਪ _ਵਾਲੇ _ਕ੍ਰਿਸ਼ਣ _ਅਤੇ _ਰਾਮ _ਹਨ।80। 

ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ, ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ 
ਕਰਦੇ ਹਨ (ਵਿਆਖਿਆ _ਕਰਦੇ ਹਨ), _ਕਿਤਨੇ ਹੀ ਸ਼ਾਸਤ੍ਰਾਂ _ਅਤੇ _ਸਮਿਰਿਤੀਆਂ ਦਾ ਬਖਾਨ 
ਕਰਦੇ ਹਨ, ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ _ਕਰਦੇ _ਹਨ।੪੧। ਕਿਤਨੇ ਹੀ ਹੋਮ ਕਰਦੇ 
ਹਨ, ਕਿਤਨੇ ਹੀ ਪੁਠੇ ਲਟਕ _ਕੇ ਕਠਿਨ ਤਪ ਕਰਦੇ ਹਨ, ਕਈ ਬਾਂਹਵਾਂ ਨੂੰ ਉੱਚਾ ਉਠਾ 
ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ, _ਕਈ ਜੋਗੀਆਂ ਦੇ ਭੇਸ _ਵਿਚ _ਨਿਰਲਿਪਤ 
ਫਿਰਦੇ _ਹਨ।੪੨। ਕਿਤੇ ਕੋਈ _ਨੌਲੀ-ਕਰਮ ਕਰਦੇ ਹਨ, ਕਿਤੇ ਕੋਈ ਕਠਿਨ _ਪੌਣ-ਆਹਾਰ 
ਕਰਦੇ ਹਨ, _ਕਈ ਤੀਰਥਾਂ _ਉਤੇ _ਅਪਾਰ _ਦਾਨ _ਕਰਦੇ _ਹਨ ਅਤੇ ਕਈ _ਉਦਾਰਤਾ ਪੂਰਵਕ 
ਯੱਗ-ਕਰਮ ਕਰਦੇ ਹਨ।੪੩। 

ਕਿਤੇ ਅਨੂਪ _ਹਵਨ _('ਅਗਨੀ-ਹੋਤ੍ਰ”) ਹੁੰਦੇ ਹਨ, ਕਿਤੇ _ਰਾਜ 
ਹੁੰਦਾ ਹੈ, ਕਿਤੇ ਸ਼ਾਸਤ੍ਰਾਂ ਅਤੇ _ਸਮਿ੍‌ਤੀਆਂ ਦੀ ਵਿਧੀ ਹੁੰਦੀ ਹੈ ਅਤੇ 
ਰੀਤਾਂ ਹੁੰਦੀਆਂ _ਹਨ।੪੪। _ਕਈ _ਦੇਸ-ਦੇਸਾਂਤਰਾਂ _ਵਿਚ ਫਿਰਦੇ ਹਨ, _ਕਈ ਇਕੋ 
ਉਤੇ ਸਥਿਤ ਹਨ, ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ, ਕਈ ਸ਼ਰੀਰ 
ਧੁਪ _('ਤਾਪ”) ਸਹਿਨ ਕਰਦੇ ਹਨ।੪੫। ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ, ਕਿਤੇ 
(ਕਈ) _ ਸ਼ਰੀਰ _ਉਤੇ ਗਰਮੀ _ਸਹਿੰਦੇ ਹਨ, _ਕਿਤੇ (ਕਈ) _ਗ੍ਰਿਹਸਥ _ਧਰਮ _ਦੀ _ਪਾਲਨਾ 
ਕਰਦੇ _ਹਨ _ ਅਤੇ ਕਈ _ ਰਾਜਨੀਤੀ _ਦਾ _ਉਦਾਰਤਾ _ਪੂਰਵਕ _ਨਿਰਵਾਹ _ ਕਰਦੇ _ਰਹੇ 
ਹਨ।੪੬। 

ਕਿਤੇ (ਕਈ) ਰੋਗ ਅਤੇ __ ਭਰਮ ਤੋ ਰਹਿਤ ਹਨ, ਕਿਤੇ (ਕਈ) ਨ ਕੀਤੇ ਜਾਣ 
ਵਾਲੇ __ਕਰਮ _ਕਰਦੇ _ਹਨ, ਕਿਤੇ (ਕਈ) ਸ਼ੇਸ਼ਨਾਗ _ਬੂਹਮ-ਸਰੂਪ _ਹਨ, _ਕਿਤੇ _ਅਨੂਪਮ 
ਨੀਤੀਵਾਨ _ਹਨ।੪੭। ਕਿਤੇ ਰੋਗ ਅਤੇ ਸੋਗ _ਤੋਂ ਰਹਿਤ ਹਨ, ਕਿਤੇ (ਕਈ) _ਇਕ-ਮਾਤਰ 
ਭਗਤੀ ਦੇ ਵਸ ਵਿਚ ਹਨ, ਕਿਤੇ (ਕਈ) ਨਿਰਧਨ (ਅਤੇ ਕਿਤੇ) ਰਾਜ ਕੁਮਾਰ ਹਨ, ਕਿਤੇ 
(ਕਈ) _ਵੇਦ _ਵਿਆਸ ਦਾ ਅਵਤਾਰ _ਹਨ।੪੮। ਕਈ _ਬੂਹਮੇ ਵੇਦਾਂ ਨੂੰ ਪੜ੍ਹ ਰਹੇ _ਹਨ, 
ਕਈ ਸ਼ੇਸ਼ਨਾਗ ਨਾਮ _ਦਾ ਉਚਾਰਨ ਕਰ _ਰਹੇ ਹਨ; ਕਿਤੇ (ਕੋਈ) ਵੈਰਾਗੀ ਹੈ ਅਤੇ ਕਿਤੇ 
ਸੰਨਿਆਸੀ, ਕਿਤੇ ਕੋਈ (ਤਪਸਵੀ) ਸੰਸਾਰ ਤੋਂ ਉਪਰਾਮ ਹੋਕੇ ਫਿਰ ਰਿਹਾ ਹੈ।੪੯। (ਪਿਛੇ 
ਦਸੇ) ਸਾਰੇ _ਕਰਮ ਵਿਅਰਥ _ਸਮਝੋ, _ਸਾਰੇ ਧਰਮ _ਨਿਸਫਲ ਮਨੋ, ਇਕ ਨਾਮ _ਦੇ ਆਧਾਰ 
ਤੋਂ ਬਿਨਾ _ਸਾਰੇ _ਕਰਮਾਂ ਨੂੰ ਭਰਮ _ ਮਾਤਰ _ ਸਮਝਣਾ ਚਾਹੀਦਾ _ਹੈ।੫0। 


-ਸੰ ਕਾਰਨ _ ਨਿਆਂ 


ਤੇਗ ਪਾ ਨਲ? ਨਲ ਨਰਜ਼ _ਛੰਟਾ 

ਜਲ ਵਿਚ ਹਰੀ ਹੈ, ਥਲ ਵਿਚ ਹਰੀ ਹੈ, ਹਿਰਦੇ ਵਿਚ ਹਰੀ ਹੈ ਅਤੇ ਜੰਗਲਾਂ ਵਿਚ 
ਵੀ ਹਰੀ ਹੀ ਹੈ।੫੧। ਪਰਬਤਾਂ ਵਿਚ ਹਰੀ ਹੈ, _ਗੁਫਾਵਾਂ ਵਿਚ ਹਰੀ ਹੈ, ਧਰਤੀ (“ਛਿਤ”) 
ਵਿਚ ਹਰੀ ਹੈ, ਆਕਾਸ਼ ਵਿਚ _ਹਰੀ ਹੈ।੫੨। ਇਸ ਲੋਕ ਵਿਚ ਹਰੀ ਹੈ, ਪਰਲੋਕ ਵਿਚ 
ਹਰੀ ਹੈ, ਜ਼ਮੀਨ ਉਤੇ ਹਰੀ ਹੈ, ਆਕਾਸ਼ ਵਿਚ _ਵੀ ਹਰੀ ਹੈ।੫੩। ਹਰੀ ਲੇਖ ਤੋਂ ਬਿਨਾ 
ਹੈ, ਹਰੀ ਭੇਖ ਤੋਂ ਬਿਨਾ ਹੈ, ਹਰੀ ਦੋਖ ਤੋਂ ਬਿਨਾ ਹੈ, ਹਰੀ ਦ੍ਰੈਤਭਾਵ ਤੋਂ ਬਿਨਾ ਹੈ।੫੪। 


੨ ੩ 


ਸੀ _ਦਸਮ-ਗ੍ਰੰਥ _ਸਾਹਿਬ 


ਅਕਾਲ _ਹਰੀ। _ ਅਪਾਲ _ਹਰੀ। _ ਅਛੇਦ _ਹਰੀ। _ ਅਭੇਦ _ਹਰੀ। _੫। _੫੫। 
ਅਜੰਤੁ _ਹਰੀ। _ਅਮੌਤ੍ਰ _ਹਰੀ। _ਸੁਤੇਜ _ਹਰੀ। _ਅਤੰਤ੍ਰ _ਹਰੀ। _੬। _੫੬। 
ਅਜਾਤਿ _ਹਰੀ। _ਅਪਾਤਿ _ਹਰੀ। ਅਮਿਤ " ਹਰੀ। _ਅਮਾਤ _ਹਰੀ। _੭। ੫੭। 


ਅਰੋਗ _ਹਰੀ। _ਅਸੋਗ= _ਹਰੀ। _ਅਭਰਮ _ਹਰੀ। _ਅਕਰਮ _ਹਰੀ। _੮। ੫੮। 
ਅਜੈ _ਹਰੀ। _ ਅਭੈ _ਹਰੀ। _ਅਭੇਦ _ਹਰੀ। _ਅਛੇਦ _ਹਰੀ। ੯। ੫੯। 
ਅਖੰਡ _ਹਰੀ। _ਅਭੰਡ _ਹਰੀ। _ਅਡੰਡ _ਹਰੀ। _ ਪ੍ਰਚੰਡ _ਹਰੀ। _੧0। ੬0। 


ਅਤੇਵ _ਹਰੀ। _ਅਭੇਵ _ਹਰੀ। _ਅਜੇਵ _ਹਰੀ। _ਅਛੇਵ _ਹਰੀ। _੧੧। _੬੧। 

ਭਜੋ _ਹਰੀ। _ਥਪੋ _ਹਰੀ। _ਤਪੋ _ਹਰੀ। ਜਪੋ _ਹਰੀ। _੧੨। ੬੨। 

ਜਲਸ _ਤੁਹੀ। _ਥਲਸ _ਤੁਹੀ। _ਨਦਿਸ _ਤੁਹੀ। _ਨਦਸ _ਤੁਹੀ। _੧੩। _੬੩। 
ਬ੍ਰਿਛਸ _ਤੁਹੀ। _ਪਤਸ _ ਤੁਹੀ। _ਛਿਤਸ _ਤੁਹੀ। _ਉਰਧਸ _ਤੁਹੀ। _੧੪। ੬੪। 
ਭਜਸ _ਤੁਅੰ। _ਭਜਸ _ਤੁਅੰ। ਰਟਸ _ਤੁਅੰ। ਠਟਸ ਤੁਅੰ। ੧੫। ੬੫। 


ਜਿਮੀ _ਤੁਹੀ। ਜਮਾ _ਤੁਹੀ। _ਮਕੀ _ਤੁਹੀ। _ਮਕਾ _ਤੁਹੀ। _੧੬। ੬੬। 
ਅਭੂ _ਤੁਹੀ। _ਅਭੈ _ਤੁਹੀ। _ਅਛੂ _ਤੁਹੀ। _ਅਛੈ _ਤੁਹੀ। _੧੭। _੬੭। 
ਜਤਸ _ਤੁਹੀ। _ਬੁਤਸ _ਤੁਹੀ। _ਗਤਸ _ਤੁਹੀ। _ਮਤਸ _ਤੁਹੀ। _੧੮। ੬੮। 
ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ। ਤੁਹੀ _ਤੁਹੀ। _੧੯। ੬੯। 
ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ। ੨0। ੭0। 


ਤੂਪੁਸ਼?ਦ/ _ ਕਾਂਲਤੁ 
ਖੂਕ _ ਮਲਹਾਰੀ _ਗਜ _ਗਦਾਹਾ _ਬਿਭੂਤ _ਧਾਰੀ 
ਗਿਦੂਆ _ਮਸਾਨ _ਬਾਸ _ਕਰਿਓਈ _ ਕਰਤ _ਹੈ। 
ਘੁਘੂ _ ਮਟਬਾਸੀ _ਲਗੇ__ਡੋਲਤ _ ਉਦਾਸੀ _ਮ੍ਿਗ 
ਤਰਵਰ ਸਦੀਵ ਮੋਨ ਸਾਧੇ _ਈ _ਮਰਤ _ਹੈ। 
ਬਿੰਦ _ਕੇ _ਸਧਯਾ _ਤਾਹਿ _ਹੀਜ _ਕੀ _ਬਡਯਾ__ਦੇਤ 
ਬੰਦਰਾ _ਸਦੀਵ _ਪਾਇ _ਨਾਗੇ _ਈ _ਫਿਰਤ _ਹੈ। 
ਅੰਗਨਾ _ ਅਧੀਨ _ਕਾਮ _ ਕ੍ਰੋਧ _ਮੈ _ਪੁਬੀਨ 
ਏਕ ਗਿਆਨ ਕੇ _ਬਿਹੀਨ _ਛੀਨ ਕੈਸੇ _ਕੈ _ਤਰਤ _ਹੈ।੧।੭੧। 


“ਅਮਿਤ” ੨. 'ਅਸੋਕ” 


ਅਕਾਲ _ ਉਸਤਤਿ ੨੩ 


ਕ੍ੂੰ& 3 ” 


ਹਰੀ ਸੋਗ ਤੋਂ ਰਹਿਤ ਹੈ, ਹਰੀ ਭਰਮ ਤੋਂ ਰਹਿਤ ਹੈ, 

ਹੈ।੫੮। ਹਰੀ ਅਜਿਤ ਹੈ, ਹਰੀ ਭੈ-ਰਹਿਤ ਹੈ, ਹਰੀ ਭੇਦ (ਖੰਡ 
ਕ੍ਰਿਆ) ਤੋਂ ਰਹਿਤ ਹੈ, _ਹਰੀ ਨਾਸ਼ ਤੋਂ ਰਹਿਤ ਹੈ।੫੯। ਹਰੀ _ਖੰਡਿਆ 
,; ਹਰੀ _ਭੰਡਿਆ ਨਹੀਂ ਜਾ ਸਕਦਾ, _ਹਰੀ ਨੂੰ _ਦੰਡਿਤ ਨਹੀਂ ਕੀਤਾ ਜਾ 
ਹਰੀ ਪ੍ਰਚੰਡ _ਤੇਜ _ਵਾਲਾ _ਹੈ।੬0। 


ਹਰੀ ਬਹੁਤ ਮਹਾਨ ਹੈ, ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ, ਹਰੀ ਅਜਿਤ 
ਹੈ, ਹਰੀ ਛੇਦਿਆ ਨਹੀਂ ਜਾ _ਸਕਦਾ।੬੧। ਹਰੀ ਦਾ ਭਜਨ ਕਰੋ, ਹਰੀ ਨੂੰ (ਹਿਰਦੇ ਵਿਚ) 
ਟਿਕਾਓ, ਹਰੀ ਦੀ _ਤਪਸਿਆ ਕਰੋ, _ਹਰੀ ਦਾ ਜਾਪ _ਕਰੋ।੬੨। (ਹੇ ਹਰੀ!) ਤੂੰ ਹੀ ਜਲ 


ਉਰ 
4 8 ਟੂ 
ਨ 9 ਘ 


ਭਜਦਾ ਹਾਂ, ਤੈਨੂੰ ਜਪਦਾ _ਹਾਂ, ਤੈਨੂੰ ਹੀ _ਸੁਰਤਿ _ਵਿਚ _ਟਿਕਾਉਂਦਾ _ਹਾਂ।੬੫। 

ਤੂੰ ਹੀ ਜ਼ਮੀਨ ਹੈਂ, _ ਤੂੰ ਹੀ ਆਕਾਸ਼ ਹੈਂ, ਤੂੰ ਹੀ ਮਕਾਨ ਵਾਲਾ ਹੈ ਅਤੇ ਖ਼ੁਦ ਹੀ 
ਮਕਾਨ ਹੈਂ।੬੬। ਤੂੰ ਹੀ ਜਨਮ ਤੋਂ ਬਿਨਾ ਹੈਂ, ਤੂੰ ਹੀ ਡਰ ਤੋਂ ਰਹਿਤ ਹੈਂ, ਤੂੰ ਹੀ ਛੋਹ 
ਤੋਂ ਪਰੇ ਹੈਂ, ਤੂੰ ਹੀ ਨਾਸ਼ ਤੋਂ ਮੁਕਤ ਹੈਂ।੬੭। ਤੂੰ ਹੀ ਜਤ ਹੈਂ, ਤੂੰ ਹੀ ਬੂਤ ਹੈਂ, ਤੂੰ ਹੀ 
ਗਤੀ ਹੈਂ ਅਤੇ ਤੂੰ ਹੀ ਗਿਆਨ ਹੈ।੬੮। ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, 
ਤੂੰ ਹੀ, ਤੂੰ ਹੀ।੬੯। ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ (ਅਰਥਾਤ 
ਸਭ ਕੁਝ _ਸਭ ਪਾਸੇ ਤੂੰ ਹੀ ਤੂੰ ਹੈਂ)।੭0। 
ਤੌਗੀ _/ਨ੍ਰਆਾ ਨਾਲ/ _ਕਾਂਲੈਂਤਾ 

(ਜੇ _ਅਘੋਰੀਆਂ ਵਾਂਗ ਮਲ _ਖਾਂਦਿਆਂ ਮੁਕਤੀ ਮਿਲਦੀ ਤਾਂ) ਮਲ _ ਖਾਂਦਾ ਹੈ; 


ਸੂਰ 
(ਜੇ __ਵਿਕੂਤੀ _ਮਲਣ ਨਾਲ ਮੁਕਤੀ ਮਿਲਦੀ ਤਾਂ) ਹਾਥੀ ਅਤੇ ਖੋਤੇ _ਖੇਹ _ਵਿਚ _ਵਲਿਦਦੇ 
ਹਨ; ( ਜੇ _ਮਸਾਣਾਂ ਵਿਚ ਰਿਹਾਂ ਮੁਕਤੀ ਮਿਲਦੀ ਤਾਂ) ਗਿਦੜ _ਮਸਾਣਾਂ ਵਿਚ 

ਕਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ); _(ਜੇ ਮਨਾਂ ਵਿਚ ਵਸ ਕੇ ਮੁਕਤੀ 
ਮਿਲਦੀ ਤਾਂ) ਉਲੂ _ਮਠਾਂ ਵਿਚ ਹੀ ਵਸਦੇ ਹਨ; (ਜੇ __ ਭਰਮਣ ਕਰਦਿਆਂ ਮੁਕਤੀ ਮਿਲਦੀ 
ਤਾਂ) ਪਸ਼ੂ (ਮ੍ਰਿਗ) ਸਦਾ ਉਦਾਸੀਆਂ ਵਾਂਗ ਫਿਰਦੇ ਰਹਿੰਦੇ ਹਨ; (ਜੇ __ ਮੋਨ ਧਾਰਨ _ਕਰਨ 
ਨਾਲ ਮੁਕਤੀ ਮਿਲਦੀ ਤਾਂ) ਬ੍ਰਿਛ _ਸਦਾ ਮੋਨ _ਧਾਰਿਆਂ ਹੀ ਮਰ ਜਾਂਦੇ ਹਨ; (ਜੇ) ਵੀਰਜ 


ਭੂਮਿ ਕੇ _ਬਸਯਾ ਤਾਹਿ _ਭੂਚਰੀ ਕੈ _ਜਯਾ _ਕਹੈ 
ਨਭ _ਕੇ _ਉਡਯਾ _ਸੋ ਚਿਰਯਾ _ਕੈ _ਬਖਾਨੀਐ। 

ਫਲ ਕੇ ਭਛਯਾ _ਤਾਹਿ _ਬਾਂਦਰੀ ਕੇ _ਜਯਾ _ਕਹੈ 
ਆਦਿਸ” _ਫਿਰਯਾ _ਤੇਤੋ ਭੂਤ _ਕੇ _ਪਛਾਨੀਐ। 

ਜਲ ਕੇ _ਤਰਯਾ ਕੌ _ਗੈਗੇਰੀ ਸੀ _ਕਹਤ _ ਜਗ 

ਆਗ ਕੇ _ਭਛਯਾ _ਸੋ ਚਕੋਰ ਸਮ _ਮਾਨੀਐ। 

ਸੂਰਜ _ਸਿਵਯਾ _ਤਾਹਿ _ਕਉਲ _ਕੀ _ਬਡਯਾ _ਦੇਤ 
ਚੰਦੂਮਾ _ਸਿਵਯਾ _ਕੌ ਕਵੀ _ਕੈ _ਪਹਿਚਾਨੀਐ। _੩। _੭੩। 


ਜਾ ਕੇ ਰਾਖੇ ਰਹੀਅਤੁ ਹੈ। 8। _੭੪। 


ਬਿਸੂਪਾਲ ਜਗਤ ਕਾਲ _ਦੀਨ _ਦਿਆਲ _ ਬੈਰੀ _ਸਾਲ 
ਸਦਾ _ਪ੍ਰਤਿਪਾਲ ਜਮ _ਜਾਲ _ਤੇ _ਰਹਤੁ _ਹੈ। 
ਜੋਗੀ _ਜਟਾਧਾਰੀ _ਸਤੀ ਸਾਚੇ _ਬੜੇ _ ਬੁਹਮਚਾਰੀ 
ਧਿਆਨ _ਕਾਜ ਭੂਖ _ਪਿਆਸ _ਦੇਹ _ਪੈ _ਸਹਤ _ਹੈ। 


੧. 


'ਅਦਿਸ` ੨. 


ਅਕਾਲ _ ਉਸਤਤਿ ੨੪ 


ਭੂਤ _ਬਨ ਵਿਚ _ਫਿਰਨ ਵਾਲੇ _ਹਨ, ਧਰਤੀ _('ਛਿਤ”) ਉਤੇ ਸਾਰੇ ਛੋਟੇ ਬੇਂਚੇ (ਮਾਂ 
ਦੇ) ਦੁੱਧ _ਉਤੇ _ਪਲਦੇ _ਹਨ, ਪੌਣ ਨੂੰ ਬਣਾਉਣ ਵਾਲੇ ਸੌਂਪ _ਅਖਵਾਉਂਦੇ _ਹਨ; 
੍ ਦੇ ਲੋ ਤਿਆਗਣ ਵਾਲਿਆਂ ਨੂੰ ਗਊਆਂ ਦੇ ਜਾਏ 


“ਜਲ-ਜੁਲਾਹਾ” ___ਹੀ ਕਹਿੰਦਾ ਹੈ (ਕਿਉਂਕਿ ਉਡਣ ਵਾਲਾ ਉਹ ਕੀੜਾ _ਜਲ 
ਤਾਣਾ _ਤਣਦਾ ਰਹਿੰਦਾ ਹੈ) ਅਤੇ _ਔਗ _ਖਾਣ ਵਾਲੇ ਨੂੰ ਵਰਗਾ 

ਹੈ; ਸੂਰਜ _ਦੇ _ਉਪਾਸਕ ਨੂੰ ਕਮਲ ਫੁਲ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਚੰਦ੍ਰਮਾ ਦੇ 
ਉਪਾਸਕ _ ਨੂੰ _ ਕਮਲਨੀ _ ਸਮਝਣਾ _ਚਾਹੀਦਾ ਹੈ (ਕਿਉਂਕਿ 


ਚੰਦੂਮਾ ਨੂੰ ਵੇਖ ਕੇ ਖਿੜਦੇ ਜਾਂ _ਵਿਗਸਦੇ _ਹਨ)।੭੩। 


ਜਾਣਾ 
ਨ ਦੂਆਂ ਨੂੰ ,. (ਜੈ ਵਿਸਣੂ ਨੂੰ  'ਕੌਲ-ਨਾਭੀ' 
ਆਖਦੇ _ਹਨ ਤਾਂ) ਜਿਸ ਤਾਲਾਬ ਵਿਚ ਕਮਲ ਪੈਦਾ ਹੁੰਦੇ ਹਨ, ਕੀ ਉਹ ਕੋ 

ਹੈ; (ਜੇ ਉਸ ਪਰਮ-ਸੱਤਾ ਦਾ ਨਾਂ) ਗੋਪੀਨਾਥ ਹੈ ਤਾਂ ਸਾਰੇ ਗੁਜਰ ਅਤੇ ਗਊਆਂ ਦੇ ਪਾਲਕ 
ਗਵਾਲੇ _ਗੋਪੀਆਂ ਦੇ ਪਤੀ (ਨਹੀਂ ਹਨ), ਜੇ (ਉਸ ਦਾ ਨਾਮ ਰਿਖੀਕੇਸ਼ ਹੈ ਤਾਂ) ਰਿਖੀਕੇਸ਼ 
ਨਾਂ ਦੇ ਕਈ ਮਹੰਤ ਵੇਖੇ ਜਾਂਦੇ ਹਨ; (ਜੇ ਉਸ ਦਾ ਨਾਂ ਮਾਧਵ ਯਦੂਵੰਸ਼ੀ ਕ੍ਰਿਸ਼ਣ ਹੈ ਤਾਂ 
ਭੌਰੇ ਦਾ ਨਾਂ ਵੀ) ਮਾਧਵ _ ਹੈ, (ਜੇ ਉਸ ਦਾ ਨਾਂ ਕਨ੍ਹੇਂਯਾ ਹੈ ਤਾਂ ਲੰਮੀਆਂ ਟੰਗਾਂ ਵਾਲੀ) 
ਮਕੜੀ ਦਾ ਨਾਂ ਵੀ ਕਨ੍ਹੇਯਾ ਹੈ ਅਤੇ (ਜੇ ਉਸ ਦਾ ਨਾਂ ਕੰਸ-ਬਧਕ ਹੈਤਾਂ) ਕੰਸ ਨੂੰ ਮਾਰਨ 
ਵਾਲਾ _ਜਮਦੂਤ _ਵੀ _ਕੰਸ-ਬਧਕ _ਹੈ; _ ਅਗਿਆਨੀ _ਲੋਕ _ਕੇਵਲ _ ਪਰੰਪਰਾ _(ਲਕੀਰ _ਦੀ 
ਫਕੀਰੀ) ਨੂੰ ਪਾਲਦੇ ਹਨ, (ਪਰ) _ਬੁਹਮਗਿਆਨ _ਦੇ ਰਹੱਸ ਨੂੰ ਸਮਝਦੇ ਨਹੀਂ _ਅਤੇ _ਉਸ 
ਨੂੰ ਪੂਜਦੇ ਨਹੀਂ ਜਿਸ _ਦੇ _ਰਖਿਆਂ _(ਸੰਸਾਰ _ਵਿਚ) _ਰਹੀਦਾ _ਹੈ।੭੪। 

(ਜੋ ਪਰਮਾਤਮਾ) _ਵਿਸ਼ਵ _ਦਾ _ਪਾਲਕ _ ਅਤੇ _ਜਗਤ _ਦਾ _ਕਾਲ-ਸਰੂਪ ਹੈ, _ਦੀਨਾਂ 
ਉਤੇ ਦਿਆਲੂ _ਅਤੇ ਵੈਰੀਆਂ ਲਈ _ਦੁਖਦਾਇਕ ਹੈ, (ਹਰ ਇਕ _ਦੀ) _ਸਦਾ _ਪਾਲਨਾ _ਕਰਦਾ 
ਹੈ ਅਤੇ ਜਮ ਦੇ ਜਾਲ ਦੇ ਪ੍ਰਭਾਵ ਤੋਂ ਮੁਕਤ ਹੈ। (ਕਈ) _ਜਟਾਧਾਰੀ ਜੋਗੀ, ਸੱਚੇ _ਸਤੀ 
ਅਤੇ ਵੱਡੇ ਬ੍ਰਹਮਚਾਰੀ (ਉਸ ਪ੍ਰਭੂ ਦੇ) ਧਿਆਨ ਲਈ ਭੁਖ _ਅਤੇ ਪਿਆਸ ਨੂੰ ਆਪਣੇ ਸ਼ਰੀਰ 
ਉਤੇ _ਸਹਿਨ _ਕਰਦੇ _ਹਨ। _(ਉਸ ਦੇ ਗਿਆਨ ਦੀ ਪ੍ਰਾਪਤੀ ਲਈ ਕਈ) ਨੌਲਿ ਕਰਮ, 


ਸੀ _ਦਸਮ-ਗ੍ਰੰਥ _ਸਾਹਿਬ 


ਨਿਉਲੀ _ਕਰਮ _ ਜਲ _ ਹੋਮ _ਪਾਵਕ _ ਪਵਨ _ ਹੋਮ 
ਅਧੋ ਮੁਖ _ਏਕ _ਪਾਇ _ਠਾਢੇ _ਨਿਬਹਤ _ਹੈ। 
ਮਾਨਵ _ਫਨਿੰਦ _ਦੇਵ ਦਾਨਵ _ਨ ਪਾਵੈ ਭੇਦ 
ਬੇਦ _ਔ ਕਤੇਬ ਨੇਤਿ ਨੇਤਿ ਕੈ ਕਹਤ ਹੈ। ੫। ੭੫। 


ਨਾਚਤ _ ਫਿਰਤ ਮੋਰ _ਬਾਦਰ _ਕਰਤ _ ਘੋਰ 
ਦਾਮਿਨੀ ਅਨੇਕ _ਭਾਉ ਕਰਿਓ _ਈ ਕਰਤ _ਹੈ। 
ਚੰਦ੍ਰਮਾ ਤੇ _ ਸੀਤਲ _ਨ ਸੂਰਜ _ਕੇ _ਤਪਤ ਤੇਜ 
ਇੰਦੂ ਸੋਨ ਰਾਜਾ ਭਵ ਭੂਮਿ ਕੌ ਭਰਤ ਹੈ। 
ਸਿਵ ਸੇ _ਤਪਸੀ ਆਦਿ ਬੁਹਮਾ ਸੇ ਨ ਬੇਦਚਾਰੀ 
ਸਨਤ _ ਕੁਮਾਰ _ਸੀ __ਤਪਸਿਆ _ਨ ਅਨਤ ਹੈ। 
ਗਿਆਨ _ਕੇ _ਬਿਹੀਨ ਕਾਲ _ਫਾਸ ਕੇ ਅਧੀਨ _ਸਦਾ 


ਜੁਗਨ _ਕੀ _ਚਉਕਰੀ _ਫਿਰਾਏ _ਈ ਫਿਰਤ ਹੈ। ੬। ੭੬। 


੨” ੩, 
% 
ਨ 


ਭੋਗਿ ਭੂਮਿ ਅੰਤਿ ਭੂਮਿ ਮੈ ਮਿਲਤ ਹੈ। ੮। ੭੮। 


੧. ਪਿਗਾਂਬਰ” ੨. ਜੈਸੇ” 


ਅਕਾਲ _ ਉਸਤਤਿ ੨੫ 


(ਕਰਦੇ ਹਨ ਅਤੇ ਕਈ) ਜਲ, ਅਗਨੀ _ਅਤੇ ਪੌਣ ਨਾਲ ਸੰਬੰਧਿਤ ਹੋਮ (ਕਰਦੇ ਹਨ ਅਤੇ 
ਕਈ) ਮੂਧੇ ਮੂੰਹ ਲਟਕ ਕੇ (ਅਤੇ ਕਈ) ਇਕ ਪੈਰ ਤੇ ਖੜੇ ਹੋਕੇ ਨੂ 

ਹਨ। (ਉਸ ਦਾ) ਭੇਦ ਮਨੁੱਖ, ਸ਼ੇਸ਼ਨਾਗ, ਦੇਵਤੇ ਅਤੇ ਦੈਂਤ ਨਹੀਂ ਪਾ ਸਕਦੇ ਅਤੇ _ਵੇਦ 
ਤੇ ਕਤੇਬ _ਵੀ _ ਬੇਅੰਤ ਬੇਅੰਤ _ਕਹਿੰਦੇ _ਹਨ।੭੫। 


ਰਹਿੰਦਾ ਹੈ; (ਜੇ _ਪਰਮਾਤਮਾ _ਨਰਸਿੰਘੇ ਵਜਾਉਣ _ਨਾਲ ਮਿਲਦਾ _ਹੋਵੇ ਤਾਂ) ਬਦਲ _ਗਜਦੇ 
ਰਹਿੰਦੇ ਹਨ; (ਅਤੇ ਜੇ ਪਰਮਾਤਮਾ _ਰਾਸ-ਲੀਲਾ _ਨਾਲ ਮਿਲਦਾ _ਹੋਵੇ ਤਾਂ) ਬਿਜਲੀ ਅਨੇਕ 
ਹਾਵ-ਭਾਵ ਕਰਦੀ _ਹੀ ਰਹਿੰਦੀ ਹੈ। _(ਜੇ _ਪਰਮਾਤਮਾ ਸ਼ਾਂਤੀ _ਧਾਰਿਆਂ ਮਿਲਦਾ ਹੋਵੇ _ਤਾਂ) 
ਚੰਦੂਮਾ ਤੋਂ ਕੋਈ ਠੰਡਾ ਨਹੀਂ ਹੈ, (ਜੇ _ਉਹ ਗਰਮੀ _ਸਹਾਰਿਆ _ਮਿਲਦਾ ਹੋਵੇ ਤਾਂ) ਸੂਰਜ 
ਵਰਗੇ ਤਪਦੇ ਤੇਜ _ਵਾਲਾ ਕੋਈ ਨਹੀਂ ਹੈ (ਅਤੇ ਜੇ __ ਲੋਕਾਂ ਨੂੰ _ਮਾਲ-ਧਨ _ਨਾਲ ਭਰਨ 
ਨਾਲ _ਕਿਸੇ ਰਾਜੇ ਨੂੰ ਪਰਮਾਤਮਾ ਮਿਲਦਾ _ਹੋਵੇ _ਤਾਂ) ਇੰਦਰ ਵਰਗਾ _ਜਗਤ _ਅਤੇ _ਧਰਤੀ 
ਭਰਨ ਵਾਲਾ ਕੋਈ ਰਾਜਾ ਨਹੀਂ _ਹੈ। (ਜੇ ਤਪ ਕੀਤਿਆਂ ਮਿਲਦਾ ਹੋਵੇ ਤਾਂ) ਸ਼ਿਵ ਵਰਗਾ 
(ਕੋਈ) _ਤਪਸੀ ਨਹੀਂ (ਤੇ _ਜੇ ਵੇਦ ਪੜ੍ਹਿਆਂ ਮਿਲਦਾ ਹੋਵੇ _ਤਾਂ) ਬ੍ਰਹਮਾ _ਵਰਗਾ _ਵੇਦ- 
ਕੋਈ ਨਹੀਂ ਹੈ ਅਤੇ (ਜੇ _ਤਪਸਿਆ ਕੀਤਿਆਂ ਮਿਲਦਾ ਹੋਵੇ ਤਾਂ) ਸਨਤ ਕੁਮਾਰ 
ਕਿਸੇ ਹੋਰ ਨੇ ਨਹੀਂ _ਕਰਨੀ। _ਗਿਆਨ ਤੋਂ ਵਾਂਝੇ ਲੋਕ, _ਕਾਲ ਦੇ ਫੰਧੇ 
ਫਸੇ ਲੋਕ _ਸਦਾ ਯੁਗਾਂ _ਦੀ _ਚੌਕੜੀ ਦੇ _ਫਿਰਾਏ ਫਿਰਦੇ ਰਹਿੰਦੇ ਹਨ (ਅਰਥਾਤ 
ਉਲਝੇ _ ਰਹਿੰਦੇ _ਹਨ)।੭੬। 
ਸ਼ਿਵ ਹੋਏ ਉਹ ਵੀ ਗਏ, ਇਕ ਫਿਰ ਹੋਏ (ਉਹ ਵੀ ਚਲੇ ਗਏ), ਰਾਮ 
ਚੰਦਰ, ਕ੍ਰਿਸ਼ਣ ਵਰਗੇ ਅਵਤਾਰ _ਵੀ ਅਨੇਕਾਂ _ਹੋਏ। _ਕਿਤਨੇ ਹੀ ਬੂਹਮਾ ਅਤੇ ਵਿਸ਼ਣੂ (ਹੋਏ), 
ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ), ਅਤੇ _ਸਮ੍ਿਤੀਆਂ ਦੇ ਸਮੂਹ ਹੋ_ ਹੋਕੇ ਬੀਤ _ਗਏ 
ਹਨ। _ ਕਿਤਨੇ _ਹੀ (ਧਰਮ _ਦੀ ਰਖਿਆ ਕਰਨ ਵਾਲੇ) ਮੁਆਵਨੁੱਦੀਨ ਅਤੇ _ਮਦਾਰ (ਸ਼ੇਖ 
ਬਦੀਹੁੱਦੀਨ _ਕਨੌਜੀ _ਵਰਗੇ ਦਰਵੇਸ਼), _ਕਿਤਨੇ _ਹੀ__ਅਸ਼ੂਵਨੀ _ਕਮਾਰ, _ਕਿਤਨੇ _ਹੀ _ਅੰਸ਼- 
ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨ। ਕਿਤਨੇ ਹੀ ਪੀਰ ਅਤੇ 
ਪੈਗੰਬਰ (ਹੋਏ ਹਨ, ਜੋ) _ਇਤਨੇ ਹਨ ਗਿਣੇ ਨਹੀਂ ਜਾ ਸਕਦੇ, ਉਹ (ਸਾਰੇ) ਭੂਮੀ 
ਉਤੇ ਪੈਦਾ ਹੋ ਕੇ ਫਿਰ ਭੂਮੀ ਗਏ _ਹਨ।੭੭। 


ਕਿ 
ਵਿਚ ਹੀ ਸਮਾ 
ਜੋਗੀ, ਜਤੀ, _ਬੁਹਮਚਾਰੀ ਅਤੇ __ ਵੱਡੇ ਵੱਡੇ _ਛਤ੍ਰਧਾਰੀ (ਰਾਜੇ) ਹੋਏ ਹਨ, ਜੋ ਕਈ 
ਹੀ ਚਲਦੇ ਹਨ (ਸੰਕੇਤ _ਦੁਰਯੋਧਨ ਵਲ _ਹੈ ਜੋ _ਭੀਸ਼ਮ 
ਪਿਤਾਮਾ ਨੂੰ ਮਿਲਣ ਲਈ ੪੮ ਕੋਹ ਛਤ੍ਰਾਂ ਦੀ ਛਾਂ ਹੇਠ ਚਲ ਕੇ ਗਿਆ ਸੀ); ਜੋ ਵੱਡਿਆਂ 
ਵੱਡਿਆਂ ਰਾਜਿਆਂ ਦੇ ਦੇਸ਼ ਨੂੰ ਦਬਾਂਦੇ ਫਿਰਦੇ ਸਨ ਅਤੇ ਵੱਡਿਆਂ ਵੱਡਿਆਂ ਰਾਜਿਆਂ ਦੇ 
ਹੰਕਾਰ _ਨੂੰ _ਦਲਦੇ ਫਿਰਦੇ ਸਨ; _ਮਾਨਧਾਤਾ _ਵਰਗੇ ਰਾਜੇ _ਅਤੇ _ਦਲੀਪ _ਵਰਗੇ _ਛਤ੍ਰਧਾਰੀ 
ਜੋ _ ਆਪਣੀਆਂ _ਭੁਜਾਵਾਂ ਦਾ ਬਹੁਤ _ਮਾਣ ਕਰਦੇ _ਸਨ; ਦਾਰਾ _ਵਰਗੇ ਰਾਜੇ _(“ਦਿਲੀਸਰ”) 
ਅਤੇ _ਦੁਰਯੋਧਨ _ਵਰਗੇ ਹੰਕਾਰੀ (ਜੋ _ਭੋਂਗਾਂ _ਨੂੰ) _ਭੋਗ _ਭੋਗ _ਕੇ ਅੰਤ ਵਿਚ ਧਰਤੀ _ਵਿਚ 
ਹੀ ਮਿਲ ਗਏ _ ਹਨ।੭੮। 
(ਜੇ _ਸਿਜਦਾ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੋਵੇ _ਤਾਂ) _ਤੋਪਚੀ _ਕਪਟ ਸਹਿਤ 
ਅਨੇਕ _ਵਾਰ _ (ਗੋਲਾ _ਦਾਗਣ ਲਈ) ਸਿਜਦਾ _ਕਰਦੇ _ਹਨ ਅਤੇ _ਪੋਸਤੀ ਵੀ ਅਨੇਕ _ਵਾਰ 
ਸਿਰ _ਨਿਵਾਉਂਦਾ ਹੈ। ਕੀ ਹੋਇਆ ਜੇ ਕੋਈ ਪਹਿਲਵਾਨ ਅਨੇਕ _ਡੰਡ _ਕਢਦਾ _ਹੈ _ਪਰ 


੨ ੬ 


ਸੀ _ਦਸਮ-ਗ੍ਰੰਥ _ਸਾਹਿਬ 


ਕਹਾ ਭਇਓ ਮਲ ਜੋ ਪੈ ਕਾਢਤ ਅਨੇਕ _ਡੰਡ 


ਏਕ ਭਾਵਨਾ _ਬਿਹੀਨ ਕੈਸੇ ਪਾਵੈ ਜਗਦੀਸ ਕੌ। _੯। ੭੯। 


ਸੀਸ _ਪਟਕਤ ਜਾਕੇ _ਕਾਨ ਮੈ _ਖਜੂਰਾ _ਧਸੈ 
ਮੂੰਡ _ਛਟਕਤ ਮਿਤ੍ਰ ਪੁਤ੍ਰ ਹੂੰ ਕੇ _ਸੋਕ ਸੌ। 
ਆਕ _ਕੋ__ਚਰਯਾ _ਫਲ ਫੂਲ ਕੋ ਭਛਯਾ 

ਸਦਾ _ਬਨ ਕੋ ਭ੍ਰਮਯਾ ਅਉਰ ਦੂਸਰੋ ਨ _ਬੋਕ ਸੌ। 
ਕਹਾ _ਭਯੋ ਭੇਡ ਜਉ _ਘਸਤ ਸੀਸ _ਬ੍ਰਿਛਨ ਸੌ 
ਮਾਟੀ _ਕੋ__ਭਛਯਾ _ਬੋਲ ਪੂਛ ਲੀਜੈ _ਜੋਕ _ਸੋ। 
ਕਾਮਨਾ _ ਅਧੀਨ _ਕਾਮ ਕ੍ਰੋਧ ਮੈ _ਪੁਬੀਨ 


ਏਕ ਭਾਵਨਾ _ਬਿਹੀਨ ਕੈਸੇ ਭੇਟੈ ਪਰਲੋਕ _ਸੌ। _੧0। _੮0। 


ਨਾਚਿਓ _ਈ ਕਰਤ _ ਮੋਰ _ਦਾਦਰ _ਕਰਤ _ਸੋਰ 
ਸਦਾ _ਘਨਘੋਰ _ ਘਨ _ ਕਰਿਓ _ਈ ਕਰਤ _ਹੈ। 
ਏਕ ਪਾਇ ਠਾਢੇ ਸਦਾ _ਬਨ ਮੈ ਰਹਤ ਬ੍ਰਿਛ 
ਫੂਕਿ ਫੂਕਿ ਪਾਵ ਭੂਮਿ ਸ੍ਰਾਵਗ _ਧਰਤ _ਹੈ। 
ਪਾਹਨ _ ਅਨੇਕ _ਜੁਗ ਠਉਰ _ ਬਾਸੁ _ਕਰੈ 


ਭਾਵਨਾ _ਬਿਹੀਨ ਦੀਨ ਕੈਸੇ ਕੈ _ਤਰਤ _ਹੈ। _੧੧। ੮੧। 


ਜੈਸੇ _ਏਕ _ਸ੍ਹਾਂਗੀ _ਕਹੂੰ _ਜੋਗੀਆ _ਬੈਰਾਗੀ _ਬਨੈ 
ਕਹੂੰ _ਸਨਿਆਸਿ _ਭੇਸ _ਬਨ _ਕੈ _ਦਿਖਾਵਈ। 

ਕਹੂੰ _ਪਉਨਹਾਰੀ _ਕਹੂੰ ਬੈਠੇ _ਲਾਇ _ ਤਾਰੀ 

ਕਹੂੰ ਲੋਭ _ਕੀ ਖੁਮਾਰੀ ਸੌ ਅਨੇਕ ਗੁਨ _ਗਾਵਈ। 
ਕਹੂੰ _ਬੁਹਮਚਾਰੀ _ਕਹੂੰ _ਹਾਥ _ਪੈ ਲਗਾਵੇ _ਬਾਰੀ 
ਕਹੂੰ _ਡੰਡਧਾਰੀ _ਹੁਇ _ਕੈ ਲੋਗਨ _ਭੁਮਾਵਈ। 
ਕਾਮਨਾ _ਅਧੀਨ _ਪਰਿਓ _ਨਾਚਤ _ਹੈ _ਨਾਚਨ _ਸੋ 
ਗਿਆਨ ਕੇ _ਬਿਹੀਨ _ਕੈਸੇ ਬ੍ਰਹਮ _ਲੋਕ _ਪਾਵਈ। _ ੧੨। 


੮੨। 


ਅਕਾਲ ਉਸਤਤਿ ੨੬ 


ਉਸ ਨੂੰ ਈਸ਼ਵਰ _(ਅਬਿਤੀਸ”) ਅਗੇ _ਕੀਤਾ _ਅਸ਼ਟਾਂਗ _ਡੰਡੌਤ _ਨਹੀਂ ਕਿਹਾ _ਜਾ__ਸਕਦਾ। 
ਕੀ ਹੋਇਆ (ਜੋ ਕੋਈ ਜੋਗੀ) ਰੋਗੀ ਵਾਂਗ ਉਪਰ _ਵਲ ਮੂੰਹ ਕਰ ਕੇ ਪਿਆ ਰਹੇ, (ਕੀ 
ਹੋਇਆ ਜੇ ਕੋਈ ਜੋਗੀ ਸਿਰ ਮੁਨਾਈ ਫਿਰਦਾ ਰਹੇ __ਜਦੋਂ ਤਕ) ਮਨ ਨੂੰ ਮੁੰਨ ਕੇ (ਸਵੱਛ 
ਕਰ _ਕੇ) ਪਰਮਾਤਮਾ _ਦੇ ਦਰਸ਼ਨ (ਧਿਆਨ) _ਨਹੀਂ _ਕਰਦਾ। (ਜੋ) ਕਾਮਨਾਵਾਂ ਦੇ ਅਧੀਨ, 
ਛਲ-ਕਪਟ ਵਿਚ _ਪੁਬੀਨ _ਅਤੇ _ਇਕ _ (ਪਰਮਾਤਮਾ) _ਦੀ ਭਾਵਨਾ _ਤੋਂ _ਸਖਣੇ _ਹਨ, _ਉਹ 


ਪਰਮਾਤਮਾ _ ਨੂੰ ਕਿਵੇਂ ਪ੍ਰਾਪਤ _ਕਰ _ ਸਕਦੇ _ਹਨ।੭੯। 
(ਜੇ ਸਿਰ ਦੇ ਪਟਕਿਆਂ ਪਰਮਾਤਮਾ ਮਿਲਦਾ ਹੋਵੇ, ਤਾਂ) ਜਿਸ ਦੇ ਕੰਨ ਵਿਚ _ਕੰਨ- 


ਖਜੂਰਾ ਵੜ ਗਿਆ ਹੋਵੇ ਉਹ _ਵੀ ਸਿਰ _ਪਟਕਦਾ ਹੈ (ਅਤੇ _ਜੇ ਪਰਮਾਤਮਾ _ਸਿਰ ਨੂੰ 
ਪਿਟਣ ਨਾਲ _ਮਿਲਦਾ ਹੋਵੇ ਤਾਂ) ਮਿਤਰ _ਅਤੇ ਪੁੱਤਰ ਦੇ ਮਰਨ ਦੇ ਸੋਗ ਵਿਚ ਵੀ ਸਿਰ 
ਪਿਟਿਆ ਜਾਂਦਾ _ਹੈ। _(ਜੇ _ਪਰਮਾਤਮਾ _ਬਨ _ਵਿਚ ਵਿਚਰਨ _ਅਤੇ _ਫਲ-ਫੁਲ _ਖਾਣ _ਨਾਲ 
ਮਿਲਦਾ ਹੋਵੇ ਤਾਂ) ਔਕ ਨੂੰ ਖਾਣ ਵਾਲੇ, _ਫਲ-ਫੁਲ ਨੂੰ _ਭੱਛਣ ਵਾਲੇ, _ਅਤੇ _ਸਦਾ _ਬਨ 
ਵਿਚ ਫਿਰਨ ਵਾਲੇ _ਬਕਰੇ (ਥੋਕ) ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਕੀ ਹੋਇਆ ਜੇ 


(ਜੇ ਨੱਚਣ ਅਤੇ ਸ਼ੋਰ ਪਾਉਣ ਨਾਲ ਪਰਮਾਤਮਾ _ਮਿਲਦਾ ਹੋਵੇ ਤਾਂ) ਮੋਰ ਨਚਿਆ 
ਅਤੇ ਡੱਡੂ ਰੌਲਾ ਪਾਉਂਦੇ ਹਨ ਅਤੇ __ ਬਦਲ _ਸਦਾ _ਗਜਿਆ _ਕਰਦੇ _ਹਨ। (ਜੇ 
ਉਤੇ _ਖੜੋਤਿਆਂ _ਪਰਮਾਤਮਾ ਮਿਲਦਾ ਹੋਵੇ ਤਾਂ) 


ਹੈਂ ਬੰ ਨੰ 
ਗੋ” ੨੦ 


ਹੈ ` ਤਰ ਸਕਦੇ _ਹਨ।੮੧। 

ਜਿਵੇਂ ਇਕ _ਬਹੁਰੂਪੀਆ _ਕਦੇ ਜੋਗੀ _ਅਤੇ _ਕਦੇ ਬੈਰਾਗੀ _ਬਣਦਾ ਹੈ _ਅਤੇ _ਕਦੇ 

ਸੰਨਿਆਸੀ ਭੇਸ ਧਾਰਨ _ਕਰ _ਕੇ _ਵਿਖਾਉਂਦਾ ਹੈ। ਕਦੇ _ਪੌਣ-ਆਹਾਰੀ ਅਤੇ _ਕਦੇ ਸਮਾਧੀ 

('ਤਾਰੀ`-ਤਾੜੀ) ਲਗਾ _ਕੇ ਬੈਠਦਾ ਹੈ ਅਤੇ ਕਦੇ ਲੋਭ _ਦੀ ਖੁਮਾਰੀ ਕਾਰਨ _ਅਨੇਕ _ਗੁਣ 
ਹੂੰ ਉਤੇ ਕੰਮਾ ਕੇ ਵਿਖਾਉਂਦਾ 


4੩੩ ਤੈ ਤੂਠ&& ਤੂੰ ਰਤ ੩3੩3 
ਜੰ ਲਿਆ 


% % 


ਹੈਂ ਤੋ ਤਰ 


ਗਰ % 
ਕੂ ਗੱ 


ਅਕਾਲ _ ਉਸਤਤਿ 2 


(ਜਿਵੇਂ) ਸਰਦੀ _ਦੀ ਰੁਤ ਵਿਚ _ਗਿਦੜ ਪੰਜ ਵੇਲੇ _ਹੁਆਂ _ਹੁਆਂ ਕਰਦਾ ਹੈ ਅਤੇ 
ਹਾਥੀ ਤੇ ਖੋਤਾ ਅਨੇਕਾਂ ਵਾਰ ਚਿੰਘਾੜਦੇ ਅਤੇ ਹੀਂਗਦੇ ਹਨ (ਪਰ ਉਨ੍ਹਾਂ `ਨੂੰ ਕੁਝ _ਵੀ ਹਾਸਲ 
ਨਹੀਂ _ਹੁੰਦਾ)। ਕੀ ਹੋਇਆ ਜੇ ਕਰ ਕਾਸ਼ੀ (ਬਨਾਰਸ) _ਵਿਚ _ਕਲਵਤੁ _ (ਨਾਲ _ਸ਼ਰੀਰ 
ਚਿਰਵਾ) ਲਿਆ (ਕਿਉਂਕਿ ਕਈ ਵਾਰ) ਚੋਰ ਨੂੰ ਵੀ ਕੁਹਾੜੀਆਂ ਨਾਲ _ਚੀਰ _ਚੀਰ _ਕੇ 
ਮਾਰ ਦਿੱਤਾ ਜਾਂਦਾ ਹੈ। _ਕੀ ਹੋਇਆ (ਜੇ ਕੋਈ) ਮੂਰਖ (ਆਪਣੇ ਗਲ _ਵਿਚ) ਫਾਹੀ ਪਾ 
ਕੇ ਗੰਗਾ ਦੀ ਧਾਰਾ ਵਿਚ ਰੁੜ ਗਿਆ ਹੈ (ਕਿਉਂਕਿ ਕਈ ਵਾਰ) ਠਗ _ਲੋਗ (ਰਾਹੀਆਂ 
ਨੇ ਗਲੇ ਵਿਚ) ਫਾਹੀ ਪਾ ਕੇ ਮਾਰ ਦਿੰਦੇ ਹਨ। ਗਿਆਨ ਨੂੰ ਬਿਨਾ ਵਿਚਾਰੇ (ਕਈ) ਮੂਰਖ 
ਵਿਅਕਤੀ ਨਰਕ _ਦੀ ਧਾਰਾ ਵਿਚ _ਡੁਬ _ਜਾਂਦੇ ਹਨ (ਕਿਉਂਕਿ) ਭਾਵਨਾ ਤੋਂ ਬਿਨਾ ਗਿਆਨ 
ਨੂੰ (ਕਿਵੇਂ) ਵਿਚਾਰਿਆ _ਜਾ __ ਸਕਦਾ _ਹੈ।੮੩। 


ਜੇ _ਕਰ ਸ਼ਰੀਰਕ _ਦੁਖ (ਤਾਪ) ਸਹਾਰਨ ਨਾਲ ਦੁਖਾਂ ਤੋਂ ਉੱਚੇ ਸੁਆਮੀ ਨਾਲ ਮੇਲ 
ਹੋਂ ਸਕਦਾ ਹੋਵੇ, ਤਾਂ ਘਾਇਲ ਵਿਅਕਤੀ _ਅਨੇਕ ਪ੍ਰਕਾਰ ਦੇ ਦੁਖ _(ਤਾਪ) ਸ਼ਰੀਰ _ਉਤੇ 
ਸਹਿਨ _ਕਰਦਾ _ਹੈ। ਜੇ ਜਪੁ ਕੀਤਿਆਂ _ਜਪ-ਅਤੀਤ _ਪਰਮਾਤਮਾ ਨੂੰ ਪਾਇਆ _ਜਾ__ਸਕਦਾ 
ਹੋਵੇ ਤਾਂ ਪੂਦਨਾ (ਇਕ ਵਿਸ਼ੇਸ਼ ਪੰਛੀ) _ਸਦਾ 'ਤੁਹੀ-ਤੁਹੀ` _ਉਚਾਰਦਾ ਰਹਿੰਦਾ ਹੈ। ਆਕਾਸ਼ 
ਵਿਚ _ਉਡਣ _ਨਾਲ ਜੇ ਨਾਰਾਇਣ ਪ੍ਰਾਪਤ ਹੋ ਸਕਦਾ _ਹੋਵੇ _ਤਾਂ _ਅਨਲ _ ਪੰਛੀ _(ਸਦਾ) 
ਆਕਾਸ਼ ਵਿਚ ਹੀ ਉਡਾਰੀਆਂ ਲਗਾਉਂਦਾ ਰਹਿੰਦਾ ਹੈ। ਜੇ _ਔਗ ਵਿਚ ਸੜਨ _ਨਾਲ ਮੁਕਤੀ 
ਮਿਲਦੀ ਹੁੰਦੀ (ਤਾਂ) ਅੱਗ ਵਿਚ _ਵਿਧਵਾ ਨੂੰ _ਪਤੀ ਨਾਲ _ਸਤੀ ਹੋਣ ਤੇ ਮੁਕਤੀ ਮਿਲਣੀ 
ਚਾਹੀਦੀ ਹੈ (ਅਤੇ ਜੇ ਗੁਫਾ ਵਿਚ ਰਹਿਣ ਨਾਲ ਮੁਕਤੀ ਮਿਲਦੀ _ਹੋਵੇ _ਤਾਂ) ਪਾਤਾਲ 
ਵਿਚ _ ਨਿਵਾਸ _ਕਰਨ _ਵਾਲੇ ਸੌਂਪ ਕਿਉਂ ਮੁਕਤ ਨਹੀਂ ਹੁੰਦੇ।੮੪। 

ਕੋਈ _(ਰਾਮਾਨੰਦੀ) ਬੈਰਾਗੀ ਬਣਿਆ _ਹੋਇਆ ਹੈ, ਕੋਈ ਸੰਨਿਆਸੀ _ਅਤੇ ਕੋਈ 
ਜੋਗੀ ਬਣ _ਗਿਆ ਹੈ, ਕੋਈ ਬੁਹਮਚਾਰੀ ਅਤੇ ਕੋਈ _ਜਤੀ ਦਿਸਦਾ ਹੈ। _ਕੋਈ ਹਿੰਦੂ ਹੈ, 
ਕੋਈ ਤੁਰਕ, ਕੋਈ _ਸ਼ੀਆ ('ਰਾਫ਼ਜੀ”) ਹੈ ਅਤੇ ਕੋਈ ਸੁੰਨੀ (ਇਮਾਮਸਾਫੀ”), (ਪਰ) ਸਾਰੇ 
ਮਨੁੱਖ _ਦੀ ਪੈਦਾਇਸ਼ ਅਥਵਾ ਜਾਤਿ ਹਨ (ਇਸ ਲਈ ਇਨ੍ਹਾਂ ਸਾਰਿਆਂ ਨੂੰ) ਇਕੋ ਜਿਹਾ 
ਸਮਝਣਾ ਚਾਹੀਦਾ ਹੈ। (ਸਭ _ਦਾ) _ਕਰਤਾ ਉਹੀ _ਕ੍ਰਿਪਾਲੂ _ਹੈ ਅਤੇ ਰੋਜ਼ੀ _ਦੇਣ _ਵਾਲਾ 
ਦਿਆਲੂ ਵੀ ਉਹੀ ਹੈ। (ਇਨ੍ਹਾਂ ਵਿਚ) ਹੋਰ ਕੋਈ ਅੰਤਰ ਸਮਝਣ ਦੇ ਭਰਮ _ਵਿਚ ਨਹੀਂ 
ਪੈਣਾ _ਚਾਹੀਦਾ। ਇਕੋ ਦੀ ਹੀ ਸੇਵਾ (ਕਰੋਂ) (ਕਿਉਂਕਿ) ਸਭ _ਦਾ (ਉਹ) ਗੁਰੂ ਇਕੋ ਹੀ 
ਹੈ, ਸਾਰੇ ਇਕੋ ਦਾ ਸਰੂਪ _ਹਨ, _(ਸਾਰਿਆਂ ਵਿਚ) ਇਕੋ ਜੋਤਿ _ਸਮਝਣੀ ਚਾਹੀਦੀ ਹੈ।੮੫। 


ਹੈ (ਕਿਉਂਕਿ ਸਾਰਿਆਂ ਦੀ ਰਚਨਾ) ਮਿਟੀ, ਪੌਣ (ਬਾਦ), ਅਗਨੀ ਅਤੇ ਜਲ ਦੇ ਮੇਲ ਨਾਲ 
ਹੋਈ ਹੈ। ਅੱਲਾਹ (ਇਸਲਾਮੀ _ਪਰਮ ਸੱਤਾ) _ਅਤੇ _ਅਭੇਖ (ਹਿੰਦੂ _ਪਰਮ ਸੱਤਾ) ਉਹੀ ਹੈ, 
ਕੁਰਾਨ ਅਤੇ ਪੁਰਾਣ ਵੀ ਉਹੀ ਹੈ (ਕਿਉਂਕਿ) ਇਹ ਸਾਰੇ ਇਕ ਦਾ ਹੀ ਸਰੂਪ ਹਨ ਅਤੇ 
ਸਾਰਿਆਂ ਦੀ _ਬਨਾਵਟ _ਇਕ-ਸਮਾਨ _ਹੈ।੮੬। 


੨੮ ਸਰੀ _ਦਸਮ-ਗੁੰਥ _ਸਾਹਿਬ ਅਕਾਲ _ ਉਸਤਤਿ 


.) 
0 


ਜੈਸੇ ਏਕ ਆਗ ਤੇ _ਕਨੂਕਾ _ਕੋਟਿ _ਆਗਿ _ਉਠੈ ਜਿਵੇਂ ਅੱਗ _ਤੋਂ'`__ਕਰੌੜਾਂ _ਚਿਣਗਾਂ _('ਕਨੂਕਾ”) ਪੈਂਦਾ ਹੁੰਦੀਆਂ _ਹਨ ਅਤੇ _ਵੱਖਰੀ 
ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿੰਗੇ। ਵੱਖਰੀ ਹੋਂਦ ਦਰਸਾ ਕੇ ਫਿਰ ਔਗ ਵਿਚ ਹੀ ਮਿਲ ਜਾਂਦੀਆਂ ਹਨ; ਜਿਵੇਂ ਧੂੜ ਵਿਚੋਂ ਅਨੇਕ 
ਜੈਸੇ ਏਕ ਧੂਰਿ ਤੇ ਅਨੇਕ ਧੂਰਿ _ਪੂਰਤ ਹੈ ਜ਼ੌਰੇ ਪੈਦਾ ਹੁੰਦੇ ਹਨ ਅਤੇ ਧੂੜ ਦੇ ਉਹ ਜ਼ੌਰੇ ਫਿਰ ਧੂੜ ਵਿਚ ਹੀ ਸਮਾ ਜਾਂਦੇ ਹਨ; ਜਿਵੇਂ 
ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ। ਇਕ ਸਮੁੰਦਰ ਤੋਂ ਕਰੋੜਾਂ _ਤਰੰਗਾਂ ਪੈਦਾ ਹੁੰਦੀਆਂ ਹਨ, _ਪਰ _ਪਾਣੀ _ਦੀਆਂ _ਸਾਰੀਆਂ ਲਹਿਰਾਂ 
ਜੈਸੇ ਏਕ _ਨਦ ਤੇ ਤਰੰਗ ਕੋਟਿ _ਉਪਜਤ ਹੈ ਪਾਣੀ _ਹੀ _ਅਖਵਾਉਂਦੀਆਂ _ਹਨ; ਤਿਵੇਂ _ਉਸ _ਵਿਰਾਟ ਪਰਮਾਤਮਾ ਤੋਂ ਸੂਖਮ ਅਤੇ _ਸਬੂਲ 
ਪਾਨਿ _ਕੇ ਤਰੰਗ _ਸਬੈ _ਪਾਨਿ _ਹੀ _ਕਹਾਹਿੰਗੇ। (ਜੜ-ਚੇਤਨ) ਪੈਦਾ ਹੋ ਕੇ, ਉਸ ਤੋਂ ਉਪਜ ਕੇ ਫਿਰ ਉਸੇ ਵਿਚ ਸਮਾ ਜਾਂਦੇ ਹਨ।੮੭। 
ਤੈਸੇ ਬਿਸ ਰੂਪ ਤੇ _ਅਭੂਤ ਭੂਤ _ਪੂਗਟ ਹੋਇ ਕਿਤਨੇ ਹੀ ਕੱਛੂ _ਅਤੇ ਮੇਂਛ ਹਨ, _ਕਿਤਨੇ ਹੀ ਉਨ੍ਹਾਂ `ਨੂੰ `ਖਾਣ ਵਾਲੇ _ਹਨ, ਕਿਤਨੇ 
ਤਾਹੀ `ਤੇ _ਉਪਜਿ _ਸਬੈ _ਤਾਹੀ ਮੈ _ਸਮਾਹਿੰਗੇ। _੧੭। ੮੭। ਹੀ _ਗਰੂੜ, _ਅਨਲ _ਆਦਿ_ ਪੰਛੀ, ਖੰਭਾਂ ਵਾਲੇ ਹੋ ਕੇ _ਉਡ _ਜਾਣਗੇ। _ਕਿਤਨੇ ਹੀ ਆਕਾਸ਼ 
ਕੇਤੇ _ਕਛ _ਮਛ _ਕੇਤੇ ਉਨ _ਕਉ ਕਰਤ _ ਭਛ ਵਿਚ _ਗਰੁੜ, _ਅਨਲ _ਆਦਿ ਪੰਛੀਆਂ ਦਾ _ਭੌਛਣ ਕਰਨਗੇ _ਅਤੇ _ਕਿਨੇ ਹੀ _ਪੁਗਟ ਹੋ. ਕੇ 
ਕੇਤੇ _ਅਛ _ਬਛ __ਹੁਇ _ਸਪਛ _ਉਡ _ਜਾਹਿੰਗੇ। (ਉਨ੍ਹਾਂ ਨੂੰ) ਖਾ ਕੇ ਪਚਾ ਜਾਣਗੇ। ਕੀ ਜਲ (ਵਾਸੀ), ਕੀ ਥਲ ਵਾਸੀ ਅਤੇ ਕੀ ਆਕਾਸ਼ 
ਕੇਤੇ _ਨਭ _ ਬੀਚ _ਅਛ __ਪਛ _ਕਉ ਕਰੈਂਗੇ _ਭਛ ਵਿਚ ਵਿਚਰਨ _ਵਾਲੇ _ਸਭ _ਕਾਲ ਦੇ _ਬਣਾਏ ਹੋਏ ਹਨ ਅਤੇ ਕਾਲ ਦੁਆਰਾ ਹੀ ਨਸ਼ਟ 
ਕੇਤਕ _ਪੂਤਛ _ਹੁਇ _ਪਚਾਇ ਖਾਇ _ਜਾਹਿੰਗੇ। ਕੀਤੇ _ਜਾਣਗੇ। ਜਿਵੇਂ ਪ੍ਰਕਾਸ਼ ਅੰਧਕਾਰ ਵਿਚ _ਅਤੇ ਅੰਧਕਾਰ ਪ੍ਰਕਾਸ਼ ਵਿਚ _ਲੀਨ ਹੈ, ਉਸੇ 
ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਤਰ੍ਹਾਂ ਉਸ ਤੋਂ ਪੈਦਾ ਹੋ ਕੇ ਸਭ ਉਸੇ (ਪਰਮ ਸੱਤਾ) ਵਿਚ ਸਮਾ ਜਾਣਗੇ।੮੮। 
ਕਾਲ _ਕੇ ਬਨਾਏ _ਸਬੈ ਕਾਲ _ਹੀ _ਚਬਾਹਿੰਗੇ। ਕਿਤਨੇ ਹੀ ਕੂਕਦੇ ਫਿਰਦੇ ਹਨ, ਕਿਤਨੇ ਹੀ ਰੋਂਦੇ ਮਰ ਜਾਂਦੇ ਹਨ, ਕਿਤਨੇ ਹੀ ਜਲ 
ਤੇਜ _ਜਿਉ _ਅਤੇਜ _ਮੈ _ਅਤੇਜ _ਜੈਸੇ _ਤੇਜ _ਲੀਨ ਵਿਚ _ਡੁਬਦੇ _ਹਨ ਅਤੇ _ਕਿਤਨੇ _ਹੀ _ਔਂਗ _ਵਿਚ _ਸੜ ਜਾਂਦੇ ਹਨ, _ਕਿਤਨੇ _ਹੀ__ਗੰਗਾ-ਵਾਸੀ 
ਤਾਹੀ ਤੇ _ਉਪਜਿ _ਸਬੈ ਤਾਹੀ ਮੈ _ਸਮਾਹਿੰਗੇ। _੧੮। ੮੮। ਹਨ ਅਤੇ _ਕਿਤਨੇ ਹੀ _ਮੌਕੇ-ਮਦੀਨੇ ਦੇ ਨਿਵਾਸੀ ਹਨ ਅਤੇ _ਕਿਤਨੇ ਹੀ ਉਦਾਸੀਨ ਹੋ ਕੇ 
ਕੁਕਤ _ਫਿਰਤ _ਕੇਤੇ _ਰੋਵਤ _ਮਰਤ _ ਕੇਤੇ ਭੌਂਦੇ ਫਿਰਦੇ ਹਨ, ਕਿਤਨੇ ਹੀ (ਕਾਸ਼ੀ ਵਿਚ) ਆਰੇ _(ਦੀ ਧਾਰ) ਸਹਿੰਦੇ ਹਨ ਅਤੇ ਕਿਤਨੇ 
ਜਲ ਮੈ ਡੁਬਤ ਕੇਤੇ ਆਗ _ਮੈ _ਜਰਤ _ ਹੈ। ਹੀ _ਧਰਤੀ ਵਿਚ (ਆਪਣੇ ਆਪ ਨੂੰ) ਗਡਵਾ ਲੈਂਦੇ ਹਨ ਅਤੇ __ਕਿਤਨੇ ਹੀ ਸੂਲਾਂ ਦੀ ਸੇਜ 
ਕੇਤੇ _ਗੰਗਬਾਸੀ ਕੇਤੇ _ਮਦੀਨਾ _ਮਕਾ _ ਨਿਵਾਸੀ (ਸੂਆ) ਉਤੇ ਚੜ੍ਹ ਕੇ ਦੁਖ ਨੂੰ ਸਹਿਨ ਕਰਦੇ ਹਨ, ਕਿਤਨੇ ਹੀ ਆਕਾਸ਼ _ਵਿਚ _(ਰਿੱਧੀਆਂ 
ਕੇਤਕ _ਉਦਾਸੀ ਕੇ _ਭੁਮਾਏ _ਈ _ਫਿਰਤ _ਹੈ। ਸਿੱਧੀਆਂ ਦੀ ਸ਼ਕਤੀ ਨਾਲ) ਉਡਦੇ ਹਨ ਅਤੇ ਕਿਤਨੇ ਹੀ ਜਲ ਵਿਚ ਰਹਿੰਦੇ _ਹਨ, ਕਿਤਨੇ 
ਕਰਵਤ _ਸਹਤ ਕੇਤੇ ਭੂਮਿ ਮੈ ਗਡਤ ਕੇਤੇ ਹੀ ਗਿਆਨ ਤੋਂ _ਸਖਣੇ ਲੋਕ _ਮਚਦੀ _(ਜਕ) ਅਗਨੀ _ਵਿਚ ਸੜ _ਮਰਦੇ _ਹਨ।੮੯। 
ਸੂਆ ਪੈ _ਚੜਤ” ਕੇਤੇ ਦੁਖ ਕਉ ਭਰਤ _ਹੈ। (ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ) ਦੇਵਤੇ ਖੋਜ ਕਰ _ਕਰ ਕੇ ਹਾਰ ਗਏ, 
ਗੈਨ ਮੈ ਉਡਤ ਕੇਤੇ ਜਲ ਮੈ _ਰਹਤ ਕੇਤੇ ਵਿਰੋਧੀ _ਭਾਵ ਨੂੰ _ਪਸਾਰਨ _ਵਾਲੇ ਵੱਡੇ _ਵੱਡੇ ਦੈਂਤ ਹਾਰ _ਗਏ, _ ਬੁੱਧੀਮਾਨ ਬੁੱਧੀ _ਦੀਆਂ 
ਗਿਆਨ ਕੇ _ਬਿਹੀਨ _ਜਕਿ _ਜਾਰੇ ਈ _ਮਰਤ _ਹੈ। _੧੯। ੮੯। ਅਟਕਲਾਂ _ਲਗਾ ਲਗਾ _ਕੇ _ਹਾਰ _ਗਏ ਅਤੇ _ਜਪ _ਕਰਨ _ਵਾਲੇ ਸੂਝਵਾਨ ਵੀ _ਹਾਰ _ਗਏ, 
ਸੋਧਿ ਹਾਰੇ ਦੇਵਤਾ ਬਿਰੋਧ ਹਾਰੇ _ਦਾਨੋ ਬਡੇ ਚੰਦਨ _ਘਿਸਾਣ _ਵਾਲੇ (ਪੁਜਾਰੀ) _ਹਾਰ _ਗਏ, _ ਉਤਮ _ਸੁਗੰਧਿਤ ਪਦਾਰਥ _ ਲਗਾਉਣ _ਵਾਲੇ 
ਬੋਧਿ _ਹਾਰੇ _ਬੋਧਕ _ਪੁਬੋਧਿ _ਹਾਰੇ _ਜਾਪਸੀ। ਹਾਰ ਗਏ, __ ਮੂਰਤੀਆਂ (“ਪਾਹਨ”) ਨੂੰ ਪੂਜਣ ਵਾਲੇ _ਹਾਰ ਗਏ, ਅਤੇ _ਮਿੱਠੀ _ਲੇਟੀ (ਦਾ 
ਘਸਿ _ਹਾਰੇ _ਚੰਦਨ _ਲਗਾਇ _ਹਾਰੇ ਚੋਆ _ਚ਼ਾਰ ਪ੍ਰਸਾਦ) ਚੜ੍ਹਾਉਣ ਵਾਲੇ ਵੀ ਹਾਰ ਗਏ, ਕਬਰਾਂ ਵਿਚ ਫਿਰ ਫਿਰ ਕੇ ਥਕ ਗਏ, __ ਮੜ੍ਹੀਆਂ 
ਪਜ _ਹਾਰੇ _ਪਾਹਨ _ਚਢਾਇ _ਹਾਰੇ _ਲਾਪਸੀ। ਅਤੇ ਮਨਾਂ ਨੂੰ ਮਨਾਉਣ ਵਾਲੇ _ਵੀ _ਹਾਰ _ਗਏ, _ਕੰਧਾਂ (ਵਿਚ _ਲਗੀਆਂ _ਹਨੂਮਾਨ ਆਦਿ 
ਗਜਹ ਜੱਜ ਗੋਰਨ ਮਲਇ' ਹਰੇ _ਮੇਗੀ ਖਟ ਦੀਆਂ ਮੂਰਤੀਆਂ ਨੂੰ) _ਲਿੰਬਦੇ _ਲਿੰਬਦੇ ਵੀ _ਹਾਰ _ਗਏ __ ਅਤੇ ਧਾਰਮਿਕ ਜਾਂ _ ਸੰਪਰਦਾਇਕ 
ਲੀਪ _ਹਾਰੇ _ਭੀਤਨ _ਲਗਾਇ _ਹਾਰੇ _ਛਾਪਸੀ। ਠੱਪੇ (ਛਾਪੇ) ਵੀ ਲਗਵਾ _ਲਗਵਾ _ਕੇ _ਹਾਰ ਗਏ, _ਗੰਧਰਬ _ਗਾ ਗਾ ਕੇ ਹਾਰ ਗਏ, ਸਾਰੇ 
ਗਾਇ ਹਾਰੇ _ਗੰਧਬ _ਬਜਾਏ _ਹਾਰੇ _ਕਿੰਨਰ _ਸਭ ਕਿੰਨਰ (ਇਕ _ਦੇਵ-ਜੂਨੀ) _ਵੀ ਸਾਜ਼ ਵਜਾ ਵਜਾ ਕੇ ਹਾਰ ਗਏ, ਪੰਡਿਤ ਅਤੇ _ਤਪਸਵੀ 
ਪੋਚ ਦਰ ਅੰਤਿਤ 'ਤਰੰਤਿ “ਰਜ ਤਮਜੀ/ ੩0 ੧੧ ਤਪ ਕਰ _ਕਰ ਕੇ ਹਾਰ ਗਏ (ਪਰ ਪਰਮਾਤਮਾ ਨੂੰ ਪ੍ਰਾਪਤ ਨਹੀਂ _ਕਰ _ਸਕੇ)।੯0। 
ਤੂਪੁਨਨਦ/ _ ਭੁਸੰਨ _ ਪੁਯਾਤ “ ਛੱਟ ਤੰਗੀ #੍ਰ੍‌ਆ _ਨਾਲ/ ਭੰਜਨ ਪੁਯਾਤ ਛੰਦ 
ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ। ਨ ਮੋਹੰ ਨ ਕ੍ਰੋਹੰ ਨ ਦ੍ੋਹੰ ਨ ਦ੍ੇਖੰ। (ਹੇ ਪ੍ਰਭੂ! ਤੇਰਾ ਕਿਸੇ ਨਾਲ ਨ ਤਾਂ ਵਿਸ਼ੇਸ਼) ਪ੍ਰੇਮ ਹੈ, ਨ ਤੇਰਾ ਕੋਈ ਰੰਗ ਹੈ, ਨ 
ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ। ਨ ਮਿਤੂੰ ਨ ਸਤੂੰ ਨ ਪਿਤ ਨ ਮਾਤੰ। ੧। ੯੧। ਰੂਪ ਹੈ, ਨ ਰੇਖ ਹੈ, ਨ (ਕਿਸੇ ਨਾਲ ਕੋਈ ਵਿਸ਼ੇਸ਼) ਮੋਹ ਹੈ, ਨ ਕ੍ਰੋਧ ਹੈ, ਨ ਧ੍ਰੋਹ ਹੈ, ਨ 


ਦ੍ਰੈਸ਼ ਹੈ, ਨ (ਕੋਈ ਵਿਸ਼ੇਸ਼) ਕਰਮ ਹੈ, ਨ ਭਰਮ ਹੈ, ਨ ਜਨਮ ਹੈ, ਨ ਜਾਤਿ ਹੈ, _ਨ (ਕੋਈ 
ਵਿਸ਼ੇਸ਼) ਮਿਤਰ ਹੈ, ਨ ਵੈਰੀ ਹੈ, ਨ ਪਿਉ ਹੈ ਅਤੇ ਨ ਮਾਤਾ ਹੈ।੯੧। 


੧. 'ਚਢਤ” ੨. 'ਪ੍ਰਜਾਤ” 


੨੯ ਸੀ _ਦਸਮ-ਗ੍ਰੰਥ _ਸਾਹਿਬ 


ਨ ਨੇਹੰ ਨ ਗੇਹੰ ਨ ਕਾਮੰ ਨ ਧਾਮੰ। ਨ ਪੁਤ੍ਰੰ ਨ ਮਿਤ੍ਰ ਨ ਸਤੂੰ ਨ ਭਾਮੰ। 

ਅਲੇਖੰ _ਅਭੇਖੰ _ਅਜੋਨੀ ਸਰੂਪੰ। ਸਦਾ _ਸਿਧਿਦਾ ਬੁਧਿਦਾ ਬ੍ਰਿਧਿ ਰੂਪੰ। ੨। ੯੨। 
ਨਹੀ ਜਾਨ ਜਾਈ ਕਛੂ ਰੂਪ ਰੇਖੰ। ਕਹਾ ਬਾਸ ਤਾਕੋ ਫਿਰੈ ਕਉਨ ਭੇਖੰ। 

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ। ਕਹਾ ਕੈ ਬਖਾਨੋ ਕਹੈ ਮੋ ਨ ਆਵੈ। ੩। ੯੩। 


ਨ ਰੋਗੰ ਨ ਸੋਗੰ ਨ ਮੋਹੰ ਨ ਮਾਤੰ। ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ। 

ਅਦੈਖੈ ਅਭੇਖੰ ਅਜੋਨੀ ਸਰੂਪੇ। ਨਮੋ ਏਕ ਰੂਪੇ ਨਮੋ ਏਕ ਰੂਪੇ। ੪। ੯੪। 

ਪਰੇਅੰ ਪਰਾ ਪਰਮ _ਪੁਗਿਆ ਪ੍ਰਕਾਸੀ। _ਅਛੇਦੰ ਅਛੈ ਆਦਿ _ਅਦੈ _ਅਬਿਨਾਸੀ। 

ਨ ਜਾਤੰ ਨ ਪਾਤੰ ਨ ਰੂਪ ਨ ਰੋਗੇ। ਨਮੋ ਆਦਿ ਅਭੰਗੇ ਨਮੋ ਆਦਿ ਅਭੰਗੇ। ੫। ੯੫। 


ਕ੍ਰਿਸਨ ਸੇ ਕੀਟ ਕੋਟੈ ਉਪਾਏ। ਉਸਾਰੇ ਗੜੇ ਫੇਰਿ ਮੇਟੇ ਬਨਾਏ। 


ਘ 


ਕਿਤੇ 
ਅਗਾਧੇ ਅਭੈ ਆਦਿ _ਅਦੂੈ ਅਬਿਨਾਸੀ। _ਪਰੇਅੰ ਪਰਾ ਪਰਮ ਪੂਰਨ ਪ੍ਰਕਾਸੀ। ੬। ੯੬। 


ਨ ਆਧੰ ਨ ਬਿਆਧੰ ਅਗਾਧੰ ਸਰੂਪੇ। _ਅਖੰਡਿਤ ਪ੍ਰਤਾਪ ਆਦਿ _ਅਛੇ ਬਿਭੂਤੇ। 
ਨ ਜਨਮੰ ਨ ਮਰਨ ਨ ਬਰਨ ਨ ਬਿਆਧੇ। ਅਖੰਡੇ ਪ੍ਰਚੇਡੇ ਅਦੋਡੇ ਅਸਾਧੇ। ੭। ੯੭। 


ਨ ਨੇਹ ਨ ਗੇਹੰ ਸਨੇਹੰ ਨ ਸਾਥੇ। _ ਉਦੰਡੇ ਅਮੰਡੇ ਪ੍ਰਚੰਡੇ ਪੁਮਾਥੇ। 
ਨ ਜਾਤੇ ਨ ਪਾਤੇ ਨ ਸਤ੍ਰੇ ਨ ਮਿਤ੍ਹੇ। ਸੁ ਭੂਤੇ ਭਵਿਖੇ ਭਵਾਨੇ ਅਚਿਤ੍ਰੇ। ੮। ੯੮। 


ਨ ਰਾਯੰ ਨ ਰੰਕੰ ਨ ਰੂਪੰ ਨ ਰੇਖੰ। ਨ ਲੋਭੰ ਨ ਅਛੋਭੰ ਅਭੂਤੰ ਅਭੇਖੰ। 
ਨ ਸਤ੍ਰੰ ਨ ਮਿਤੂੰ ਨ ਨੇਹੰ ਨ ਗੇਹੰ। ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ। ੯। ੯੯। 
ਨ ਕਾਮੰ ਨ ਕ੍ਰੋਧੈ ਨ ਲੋਭੰ ਨ ਮੋਹੰ। ਅਜੋਨੀ ਅਛੈ ਆਦਿ ਅਦੂ ਅਜੋਹੰ। 


ਨ ਜਨਮੌ ਨ ਮਰਨੰ ਨ ਬਰਨ ਨ ਬਿਆਧੰ। ਨ ਰੋਗੰ ਨ ਸੋਗੰ ਅਭੈ ਨਿਰਬਿਖਾਧੰ। ੧0।੧00। 


ਅਕਾਲ _ ਉਸਤਤਿ 2੯ 


(ਤੇਰਾ ਕਿਸੇ ਨਾਲ ਕੋਈ ਵਿਸ਼ੇਸ਼) ਸਨੇਹ ਨਹੀਂ ਹੈ, ਨ ਘਰ ਹੈ, _ਨ ਕਾਮਨਾ ਹੈ, 
ਨ ਠਿਕਾਣਾ ਹੈ, ਨ ਪੁੰਤਰ ਹੈ, ਨ ਮਿਤਰ ਹੈ, __ਨ ਵੈਰੀ ਹੈ, ਨ ਇਸਤਰੀ। (ਤੁਸੀਂ) ਅਲੇਖ, 
ਅਭੇਖ, _ਅਜੂਨੀ ਸਰੂਪ ਵਾਲੇ _ਹੋ। _ਸਦਾ ਸਿੱਧੀ ਦੇਣ ਵਾਲੇ, ਬੁੱਧੀ ਦੇਣ 
ਰੂਪ ਵਾਲੇ _ਹੋ।੯੨। (ਉਸ ਪ੍ਰਭੂ _ਦੀ) ਕੁਝ _ਕੁ ਵੀ ਰੂਪ-ਰੇਖਾ ਨਹੀਂ ਜਾਣੀ ਜਾਂਦੀ, 
ਦਾ ਵਾਸਾ ਕਿਥੇ ਹੈ ਅਤੇ ਕਿਸ ਭੇਖ ਵਿਚ ਫਿਰਦਾ ਹੈ, ਉਸ ਦਾ ਕੀ ਨਾਂ ਅਤੇ 
ਦਾ ਕਿਹਾ ਜਾਂਦਾ ਹੈ, (ਉਸ ਬਾਰੇ) ਕੀ ਕਹਿ ਕੇ ਦਸਾਂ (ਕਿਉਂਕਿ ਉਹ) ਕਹਿਣੇ ਵਿਚ 
ਆਉ 'ਦਾ।੯੩। 

(ਉਸ ਨੂੰ) ਨ ਰੋਗ ਹੈ, ਨ ਸੋਗ 
ਹੈ, ਨ ਭਰਮ ਹੈ, ਨ ਜਨਮ ਹੈ, ਨ ਜਾਤਿ ਹੈ, (ਉਹ) ਦ੍ਰੈਸ਼-ਰਹਿਤ, ਭੇਖ ਰਹਿਤ, ਅਤੇ _ ਅਜੂਨੀ 
ਸਰੂਪ ਵਾਲਾ ਹੈ, (ਉਸ) ਇਕ ਰੂਪ ਵਾਲੇ ਨੂੰ ਰੂ ਨੂੰ 
ਨਮਸਕਾਰ _ਹੈ।੯੪। (ਉਹ ਪਰਮ _ਸੌਤਾ) ਪਰੇ ਤੋਂ ਪਰੇ ਹੈ, __ ਸ੍ਰੇਸ਼ਠ ਬੁੱਧੀ ('ਪੁਗਿਆ?”) ਨੂੰ 
ਰਹਿਤ ਅਤੇ ਅਵਿਨਾਸ਼ੀ ਹੈ। (ਉਸ ਦੀ) ਨ ਜਾਤਿ ਹੈ, ਨ ਰੂ 
ਨ ਹੀ ਰੰਗ, (ਉਸ) ਮੁੱਢ _ਕਦੀਮੀ ਅਤੇ __ ਨਾਸ਼ ਤੋਂ ਰਹਿਤ ਨੂੰ ਨਮਸਕਾਰ _ਹੈ।੯੫। 


(ਉਸ ਨੇ) ਕ੍ਰਿਸ਼ਨ ਵਰਗੇ ਕਿਤਨੇ _ਹੀ ਕਰੋੜਾਂ _ਕੀੜੇ ਪੈਦਾ ਕੀਤੇ _ਹਨ। _(ਪਹਿਲਾਂ) 
ਉਸਾਰੇ, _(ਫਿਰ _ਧਰਤੀ _ਵਿਚ) _ਗਡ _ਦਿੱਤੇ, _ਫਿਰ _ਬਣਾਏ ਅਤੇ _ਮਿਟਾ ਦਿੱਤੇ। _(ਉਹ 
ਪਰਮਾਤਮਾ) _ਅਤਿ ਗੰਭੀਰ, _ਭੈ-ਰਹਿਤ, ਆਦਿ, _ਦ੍ਰੈਤ-ਰਹਿਤ _ਅਵਿਨਾਸ਼ੀ ਹੈ। _(ਉਹ) ਪਰੇ 
ਤੋਂ ਪਰੇ, _ਪਰਮ _ ਸ੍ਰੇਸ਼ਨ _ਅਤੇ _ਪੂਰਨ _ਪ੍ਰਕਾਸ਼ਮਈ _ਹੈ।੯੬। 

(ਉਸ ਪਰਮਾਤਮਾ ਨੂੰ) ਨ __ਆਧਿ (ਮਾਨਸਿਕ ਬੀਮਾਰੀ) ਹੈ, ਨ _ਬਿਆਧਿ _(ਸ਼ਰੀਰਕ 
ਰੋਗ ਹੈ), (ਉਹ) ਅਤਿ ਗੰਭੀਰ (ਅਗਾਧ) ਰੂਪ _ਵਾਲਾ ਹੈ, (ਉਹ) ਅਖੰਡ _ਪੁਤਾਪ ਵਾਲਾ, 
ਆਦਿ ਸਰੂਪ _ਅਤੇ ਨ ਨਸ਼ਟ _ਹੋਣ ਵਾਲੀ ਸੰਪੌਤੀ (ਵਿਭੂਤੀ) ਵਾਲਾ ਹੈ। (ਉਸ ਦਾ) ਨ 
ਜਨਮ ਹੁੰਦਾ ਹੈ, ਨ ਮਰਨ ਹੁੰਦਾ ਹੈ, ਨ ਕੋਈ ਰੰਗ (ਵਰਨ) ਹੈ ਅਤੇ ਨ ਹੀ ਰੋਗ ਹੈ। 
(ਉਹ) ਅਖੰਡ, ਪ੍ਰਚੰਡ, _ਅਦੰਡ (ਜਿਸ ਨੂੰ ਦੰਡ ਨ ਦਿੱਤਾ ਜਾ ਸਕੇ) ਅਤੇ ਅਸਾਧ _ਹੈ।੯੭। 

(ਉਸ ਨੂੰ) ਨ (ਕੋਈ ਵਿਸ਼ੇਸ਼) ਨੇਹ ਹੈ, ਨ (ਉਸ ਦਾ) ਕੋਈ ਘਰ, ਨ ਕੋਈ ਸਨੇਹੀ 
ਹੈ ਅਤੇ ਨ ਹੀ ਸਾਥੀ; (ਉਹ) ਨਿਡਰ, _ਸਾਜ-ਸਜਾਵਟ ਤੋਂ ਪਰੇ, ਪ੍ਰਚੰਡ ਅਤੇ (ਵਿਰੋਧੀਆਂ 
ਦਾ) ਨਾਸ਼ ਕਰਨ ਵਾਲਾ ਹੈ। (ਉਸ ਦੀ) ਨ ਜਾਤਿ ਹੈ, ਨ ਬਰਾਦਰੀ, (ਉਸ ਦਾ) ਨ ਕੋਈ 
ਵੈਰੀ ਹੈ ਅਤੇ ਨ ਹੀ ਮਿਤਰ। _(ਉਹ) ਭੂਤ, ਵਰਤਮਾਨ _ਅਤੇ _ਭਵਿਖ _ਵਿਚ ਮੌਜੂਦ ਹੈ 
ਅਤੇ _ ਨਿਰਾਕਾਰ _(ਅਚਿਤ੍) ਰੂਪ _ਵਾਲਾ _ਹੈ।੯੮। 


(ਉਹ) ਨ ਰਾਜਾ ਹੈ, ਨ ਭਿਖਾਰੀ ਹੈ, (ਉਸ ਦਾ) ਨ ਕੋਈ ਰੂਪ ਹੈ ਨ ਰੇਖਾ। (ਉਸ 
ਨੂੰ) ਨ ਕੋਈ ਲੋਭ ਹੈ, ਨ ਦੁਖ ਹੈ, (ਉਹ) ਸ਼ਰੀਰ (ਭੂਤ) ਰਹਿਤ ਅਤੇ _ਭੇਖ-ਰਹਿਤ ਹੈ। 
(ਉਸਦਾ) ਨ ਕੋਈ ਵੈਰੀ ਹੈ, ਨ ਮਿੱਤਰ, ਨ ਸਨੇਹ ਹੈ ਅਤੇ ਨ ਹੀ ਕੋਈ ਘਰ ਹੈ। (ਉਹ) 
ਸਦੀਵੀ, ਹਮੇਸ਼ਾ ਸਭ _ਵਿਚ _ਵਿਆਪਤ ਅਤੇ ਸਭ _ਨਾਲ ਸਨੇਹ _ਕਰਨ ਵਾਲਾ ਹੈ।੯੯। (ਉਸ 
ਨੂੰ) ਨ ਕੋਈ ਕਾਮਨਾ ਹੈ, ਨ ਕ੍ਰੋਧ ਹੈ, ਨ ਲੋਭ ਹੈ ਅਤੇ ਨ ਹੀ ਮੋਹ। (ਉਹ) ਅਜੂਨੀ, ਨਸ਼ਟ ਨ 
ਕੀਤੇ ਜਾ ਸਕਣ _ਵਾਲਾ, ਮੁੱਢ _ਕਦੀਮੀ, _ਅਦੈਤ ਅਤੇ _ਅਦਿਖ _ਸਰੂਪ _ਵਾਲਾ _ਹੈ। _(ਉਹ) ਨ 
ਜੰਮਦਾ ਹੈ ਨ ਮਰਦਾ ਹੈ, (ਉਸ ਦਾ) ਨ ਕੋਈ ਰੰਗ ਹੈ, ਨ ਹੀ ਕਲੰਕ ਹੈ, (ਉਸ ਨੂੰ) ਨ ਕੋਈ 
ਰੋਗ ਹੈ ਅਤੇ ਨ ਹੀ ਸੋਗ ਹੈ। (ਉਹ) ਅਭੈ ਅਤੇ ਵਾਦ-ਵਿਵਾਦ ਤੋਂ ਰਹਿਤ ਹੈ।੧00। 


੩0 


ਸੀ _ਦਸਮ-ਗ੍ਰੰਥ _ਸਾਹਿਬ 


ਅਛੇਦੰ _ਅਭੇਦੰ _ਅਕਰਮੰ _ਅਕਾਲੰ। 

ਅਖੰਡੰ _ਅਭੰਡੰ ਪ੍ਰਚੰਡ ਅਪਾਲੰ। 

ਨ ਤਾਤੰ ਨ ਮਾਤੰ ਨ ਜਾਤੰ ਨ ਕਾਯੰ। 

ਨ ਨੇਹੰ ਨ ਗੇਹੰ ਨ ਭਰਮੰ ਨ ਭਾਯੰ। ੧੧। ੧0੧। 
ਨ ਰੂਪੰ ਨ ਭੂਪੰ ਨ ਕਾਯੰ ਨ ਕਰਮੰ। 

ਨ ਤ੍ਰਾਸੰ ਨ ਪ੍ਰਾਸੰ ਨ ਭੇਦੰ ਨ ਭਰਮੰ। 

ਸਦੈਵੰ ਸਦਾ ਸਿਧਿ ਬ੍ਰਿਧੰ ਸਰੂਪੇ। 

ਨਮੋ ਏਕ ਰੂਪੇ ਨਮੋ ਏਕ ਰੂਪੇ। ੧੨। ੧0੨। 


ਨ੍ਿਉਕਤੰ ਪ੍ਰਭਾ ਆਦਿ ਅਨੁਕਤੰ ਪੁਤਾਪੇ। 

ਅਜੁਗਤੰ _ਅਛੈ ਆਦਿ ਅਵਿਕਤੰ _ਅਥਾਪੇ। 

ਬਿਭੁਗਤੰ _ਅਛੈ ਆਦਿ ਅਛੈ ਸਰੂਪੇ। 

ਨਮੋ ਏਕ ਰੂਪੇ ਨਮੋ ਏਕ ਰੂਪੇ। ੧੩। ੧0੩। 
ਨ ਨੇਹੰ ਨ ਗੇਹੰ ਨ ਸੋਕੰ ਨ ਸਾਕੰ। 

ਪਰੇਅੰ _ਪਵਿਤੂੰ _ਪੁਨੀਤੰ _ਅਤਾਕੰ। 

ਨ ਜਾਤੰ ਨ ਪਾਤੰ ਨ ਮਿਤੂੰ ਨ ਮੌਤ੍ਹੇ। 

ਨਮੋ ਏਕ ਤੰਤ੍ਰੇ” ਨਮੋ ਏਕ ਤੰਤ੍ਰੇ ੧੪। ੧0੪। 


ਨ ਧਰਮੰ ਨ ਭਰਮੌ ਨ ਸਰਮੌ ਨ ਸਾਕੇ। 


ਨਮੋ ਆਦਿ ਰੂਪੇ ਨਮੋ ਆਦਿ ਰੂਪੇ। ੧੫। ੧0੫। 
ਕਹੂੰ ਕੰਜ ਕੇ ਮੰਜ ਕੇ ਭਰਮਿ ਭੂਲੇ। 
ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ। 
ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ। 
ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ। ੧੬। ੧0੬। 


ਅਛੂ ਕੇ ਪਛੂ ਕੇ ਸਿਧ ਸਾਧੇ। 

ਸਿਧ ਕੇ ਬੁਧਿ ਕੇ ਬ੍ਰਿਧ ਲਾਧੇ। 

ਅੰਗ ਕੇ ਰੰਗ ਕੇ ਸੈਗਿ ਦੇਖੇ। 

ਜੰਗ ਕੇ ਰੰਗ ਕੇ ਰੰਗ ਪੇਖੇ। ੧੭। ੧0੭। 
ਧਰਮ ਕੇ ਕਰਮ ਕੇ ਹਰਮ ਜਾਨੇ। 

ਧਰਮ ਕੇ ਕਰਮ ਕੇ ਭਰਮ ਮਾਨੇ। 

ਚਾਰੁ ਚੇਸਟਾ ਕਹੂੰ ਚਿਤ੍ਰ ਰੂਪੰ। 

ਪਰਮ ਪ੍ਰਗ੍ਯਾ ਕਹੂੰ ਸਰਬ ਭੂਪੰ। ੧੮। ੧0੮। 


4, . ਟ. ਟ, ਟ. ਟ, 2, &, 


ਅਕਾਲ _ ਉਸਤਤਿ ੩0 


(ਉਹ) _ਅਛੇਦ, _ਅਭੇਦ, _ਨਿਸ਼ਕਰਮਾ _ਅਤੇ _ਕਾਲ-ਰਹਿਤ ਹੈ; ਅਖੰਡ, _ਅਭੰਡ _(ਭੰਡੇ 
ਜਾਣ ਤੋਂ ਉਚਾ), _ਪੁਚੰਡ _ਅਤੇ _ਅਪਾਲ _(ਬਿਨਾ ਕਿਸੇ ਦੁਆਰਾ _ਪਾਲੇ _ਜਾਣ _ਵਾਲਾ) _ਹੈ। 
(ਉਸ ਦਾ) ਨ ਕੋਈ ਪਿਤਾ ਹੈ, ਨ ਮਾਤਾ, ਨ ਜਨਮ ਹੈ ਅਤੇ ਨਹੀ ਦੇਹੀ। (ਉਸ ਦਾ) 
ਨ ਕਿਸੇ ਨਾਲ (ਕੋਈ ਵਿਸ਼ੇਸ਼) ਸਨੇਹ ਹੈ, ਨ ਕੋਈ ਘਰ ਹੈ, ਨ ਕੋਈ ਭਰਮ ਹੈ ਅਤੇ ਨ 
ਹੀ ਭਾਵਨਾ ਹੈ।੧)੧। (ਉਸ ਦਾ) ਨ ਕੋਈ ਰੂਪ ਹੈ, ਨ ਹੀ (ਉਸ ਉਪਰ ਕੋਈ) ਰਾਜਾ 
ਹੈ, ਨ ਕੋਈ ਕਾਇਆ ਹੈ ਅਤੇ ਨ ਹੀ ਕਰਮ। (ਉਸ ਨੂੰ) ਨ ਕੋਈ ਡਰ ਹੈ, ਨ ਝਗੜਾ 
ਜਾਂ ਬਖੇੜਾ ਹੈ, ਨ ਕੋਈ ਭੇਦ ਹੈ ਅਤੇ ਨ ਹੀ ਭਰਮ। (ਉਹ) ਨਿੱਤ ਹੈ, _ਸਦਾ-ਸਿੱਧ ਹੈ 
ਅਤੇ _ਬਿਰਧ ਰੂਪ _ਵਾਲਾ _ਹੈ। _(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, (ਉਸ) ਇਕ 
ਰੂਪ _ਵਾਲੇ _ ਨੂੰ ਨਮਸਕਾਰ _ਹੈ।੧0੨। 


(ਹੇ ਪ੍ਰਭੂ! ਤੂੰ) ਨ _ਕਹੀ ਜਾ _ਸਕਣ ਵਾਲੀ ਪੂ੍ਭਾ ਦਾ ਸੁਆਮੀ ਹੈ, ਆਦਿ _ਕਾਲ 
ਤੋਂ ਹੀ ਨ ਕਥਨ ਕੀਤੇ ਜਾ ਸਕਣ ਵਾਲੇ ਪ੍ਰਤਾਪ ਵਾਲਾ ਹੈ, (ਤੂੰ ਕਿਸੇ ਹੋਰ ਦੇ ਧਿਆਨ 
ਨਾਲ) ਸੰਯੁਕਤ ਨਹੀਂ, (ਤੂੰ) ਨ _ਛੇਦੇ ਜਾ _ਸਕਣ _ਵਾਲਾ, ਮੁੱਢ _ਕਦੀਮੀ, _ਵਿਕਾਰ-ਰਹਿਤ 
ਅਤੇ ਥਾਪਿਆ ਨ ਜਾ ਸਕਣ ਵਾਲਾ ਹੈਂ। ਨ ਭੋਗੇ ਜਾ ਸਕਣ ਵਾਲੇ, ਨਾਸ਼ ਨ ਹੋ ਸਕਣ 
ਵਾਲੇ, ਮੁੱਢ _ਕਦੀਮੀ, ਵਿਨਾਸ਼ ਤੋਂ ਉਪਰ ਸਰੂਪ _ਵਾਲੇ, ਇਕ _ਰੂਪ _ਵਾਲੇ (ਤੈਨੂੰ) ਨਮਸਕਾਰ 
ਹੈ, ਇਕ ਰੂਪ ਵਾਲੇ (ਤੈਨੂੰ) ਨਮਸਕਾਰ ਹੈ।੧0੩। (ਹੇ ਪ੍ਰਭੂ! ਤੇਰਾ) ਨ ਕਿਸੇ ਨਾਲ ਸਨੇਹ 
ਹੈ, ਨ ਘਰ ਹੈ, _ਨ ਸੋਗ ਹੈ ਅਤੇ ਨ ਹੀ ਸਾਕ, (ਤੂੰ) ਪਰੇ ਤੋਂ ਪਰੇ, ਪਵਿਤਰ, ਪਾਵਨ 
ਅਤੇ ਸੁਤੰਤਰ _(ਅਤਾਕ) _ਹੈੱ। (ਤੇਰੀ) ਨ ਕੋਈ ਜਾਤਿ ਹੈ, ਨ ਬਰਾਦਰੀ ਹੈ, ਨ ਮਿਤਰ 
ਹੈ ਅਤੇ ਨ ਹੀ ਸਲਾਹਕਾਰ (ਮੰਤ੍ਰੀ) ਹੈ। _(ਹੇ) ਇਕ-ਤੰਤੁ _ਰਾਜ ਵਾਲੇ! (ਤੈਨੂੰ) ਨਮਸਕਾਰ 
ਹੈ, ਨਮਸਕਾਰ _ਹੈ।੧08੪। 


(ਹੇ ਪ੍ਰਭੂ! ਤੇਰਾ) ਨ ਧਰਮ ਹੈ, ਨ ਭਰਮ ਹੈ, ਨ ਸਾਧਨਾ ਹੈ ਅਤੇ ਨਹੀ ਸਾਕ- 
ਸੰਬੰਧ ਹੈ। (ਤੇਰਾ) ਨ ਕੋਈ ਕਵਚ _('ਬਰਮੰ”) ਹੈ, ਨ ਢਾਲ ('ਚਰਮੰ”) ਹੈ, ਨ ਕਰਮ ਹੈ 
ਅਤੇ ਨ ਹੀ ਡਰ (ਬਾਕ-ਫ਼ਾਰਸੀ ਸ਼ਬਦ) ਹੈ। (ਤੇਰਾ) ਨ ਕੋਈ ਵੈਰੀ, ਹੈ, ਨ ਮਿਤਰ ਹੈ, 
ਨ ਪੁੱਤਰ ਹੈ, (ਤੂੰ ਅਜਿਹੇ) ਸਰੂਪ _ਵਾਲਾ ਹੈਂ। ਹੇ ਆਦਿ ਸਰੂਪ! (ਤੈਨੂੰ) ਨਮਸਕਾਰ ਹੈ, 
ਨਮਸਕਾਰ ਹੈ।੧0੫। (ਹੇ ਪ੍ਰਭੂ! ਤੂੰ) ਕਿਤੇ __ਕਮਲ ('ਕੰਜ”) ਦੀ ਸੁਗੰਧੀ (ਮੌਜ) ਦੇ ਭਰਮ 
ਵਿਚ ਕੁਲੇ (ਭੌਰੇ ਵਾਂਗ ਮੁੰਡਰਾ ਰਿਹਾ ਹੈਂ), ਕਿਤੇ (ਤੂੰ) ਭਿਖਾਰੀ ਦੇ ਸੁਭਾ ਵਿਚ ਅਤੇ ਕਿਤੇ 
(ਤੂੰ) ਰਾਜੇ ਦੇ ਸੁਭਾ ਵਿਚ ਸਥਿਰ ਹੈਂ। (ਤੂੰ) ਕਿਸੇ ਦੇਸ ਦੇ ਭੇਸ ਅਤੇ ਧਰਮ ਦਾ _ਠਿਕਾਣਾ 
(ਅਰਥਾਤ _ਘਰ) ਹੈਂ। ਕਿਤੇ (ਤੂੰ) ਰਾਜ _ਦੀ _ਸਾਜ-ਸਜਾਵਟ ਹੈਂ _ਅਤੇ _ਕਿਤੇ (ਉਸ ਰਾਜ 
ਦੇ) ਬਾਜ਼ _ਦਾ _ਖਾਧ-ਪਦਾਰਥ (ਮਾਸ _ਦਾ ਟੁਕੜਾ) _ਹੈਂ।੧0੬। 

ਕਿਤੇ (ਤੂੰ) ਅੱਖਰਾਂ ਦੇ _ਉਪਸਰਗਾਂ _(ਪ੍ਰਤ੍ਯਯਾਂ) ਦੁਆਰਾ ਸਿੱਧ _ਕੀਤਾ ਹੋਇਆ ਹੈੱ 
ਅਤੇ _ ਕਿਤੇ (ਤੂੰ) ਸਿੱਧ ਪੁਰਸ਼ ਹੈੱ_ਅਤੇ ਕਿਤੇ ਬੁੱਧੀ ਨੂੰ ਪ੍ਰਾਪਤ ਕਰਨ ਵਾਲਾ ਵੱਡਾ ਬੁੱਧੀਮਾਨ 
ਹੈਂ। ਕਿਤੇ (ਤੂੰ) ਇਸਤਰੀ ਦੇ ਸੰਯੋਗ _ਦੀ ਮੌਜ _ਵਿਚ _ਦਿਸਦਾ ਹੈਂ ਅਤੇ _ਕਿਤੇ ਯੁੱਧ ਦੇ 
ਉਤਸਾਹ _ਦੀ ਮਸਤੀ ਵਿਚ _ਵਿਖਾਈ ਦਿੰਦਾ ਹੈਂ।੧0੭। ਕਿਤੇ (ਤੁਸੀਂ) ਧਰਮ-ਕਰਮ _ਦੇ 
ਨਿਵਾਸ-ਸਥਾਨ ਹੋ, ਕਿਤੇ (ਤੁਸੀਂ) ਧਰਮ-ਕਰਮ ਨੂੰ ਭਰਮ ਮੰਨਣ ਵਾਲੇ _ਹੋ। _ਕਿਤੇ (ਤੁਸੀਂ) 
ਸੁੰਦਰ ਚੇਸ਼ਟਾ (ਕਰਦੇ ਹੋ. ਅਤੇ) _ਕਿਤੇ ਚਿਤਰ _ਵਰਗੇ _ਹੋ। _ਕਿਤੇ (ਤੁਸੀਂ) ਸੇੇਸ਼ਠ ਬੁੱਧੀ 
ਵਾਲੇ _ਹੋ ਅਤੇ _ਕਿਤੇ ਸਾਰਿਆਂ ਦੇ ਰਾਜੇ ਹੋ।੧0੮। 


੩੧ ਸ੍ਰੀ _ਦਸਮ-ਗ੍ਰੰਥ _ਸਾਹਿਬ ਅਕਾਲ _ਉਸਤਤਿ ੩੧ 


ਨੇਹ ਗ੍੍‌ਹੰ” ਕਹੂੰ ਦੇਹ ਦੋਖੰ। ਕਹੂੰ ਅਉਖਦੀ ਰੋਗ ਕੇ ਸੋਕ ਸੋਖੰ। ਕਿਤੇ 
ਦੇਵ ਬਿਦ੍ਯਾ ਕਹੂੰ ਦੈਤ _ਬਾਨੀ। ਕਹੂੰ ਜਛ ਗੰਧਬ _ਕਿੰਨਰ _ਕਹਾਨੀ। _੧੯। ੧0੯। ਕਿਤੇ ਔਸ਼ਧੀ ਹੋ ਕੇ 
ਰਾਜਸੀ ਸਾਤਕੀ _ਤਾਮਸੀ_ਹੋ। ਕਹੂੰ ਜੋਗ ਬਿਦ੍ਯਾ _ਧਰੇ _ਤਾਪਸੀ_ਹੋ। ਦੀ ਅਤੇ 
ਰੋਗ ਹਰਤਾ ਕਹੂੰ ਜੋਗ ਜੁਗਤੰ। ਕਹੂੰ ਭੂਮਿ ਕੀ ਭੁਗਤ ਮੈ ਭਰਮ ਭੁਗਤੰ। ੨0। ੧੧0। ਆਦਿ ਦੇਵਤਿਆਂ ਦੇ _ ਬ੍ਰਿੰਤਾਂਤ _ਹੋ।੧0੯। _ਕਿਤੇ (ਤੁਸੀਂ) _ਰਜੋ ਗੁਣੀ, ਕਿਤੇ _ਸਤੋ ਗੁਣੀ 
ਅਤੇ ਗੁਣੀ 
ਹੋ 


ਟੀ, ਟੀ, ਟੀ... 


ਕਿਤੇ 

ਕਿਤੇ (ਤੁਸੀਂ) ਰੋਗ-ਰਹਿਤ ਹੋ ਅਤੇ _ਕਿਤੇ ਜੋਗ ਨਾਲ ਜੁੜੇ _ਹੋਏ _ਹੋ। _ਕਿਤੇ ਤੁਸੀਂ 
ਭੂਮੀ _ਦੀਆਂ _ਭੋਗਣਯੋਗ ਵਸਤੂਆਂ ਨੂੰ ਭੋਗਣ ਦੇ ਭਰਮ _ਵਿਚ _ਲਿਪਤ _(ਦਿਸਦੇ _ਹੋ)।੧੧0। 

ਕਿਤੇ 

ਪੁੌਤਰੀ 


ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ। ਕਹੂੰ ਜਛ _ਬਿਦਿਆ ਧਰੇ ਮਾਨਵੀ ਹੋ। (ਤੁਸੀਂ) ਦੇਵ-ਪੁੱਤਰੀ ਹੋ ਅਤੇ _ਕਿਤੇ ਦੈਂਤ-ਪੁੰਤਰੀ ਹੋ। _ਕਿਤੇ (ਤੁਸੀਂ) ਯਕਸ਼ 
ਕਹੂੰ ਰਾਜਸੀ ਹੋ ਕਹੂੰ ਰਾਜ ਕੈਨਿਆ। ਕਹੂੰ ਸ੍ਰਿਸਿਟ ਕੀ ਪ੍ਰਿਸਟ ਕੀ ਰਿਸਟ ਪੰਨਿਆ। ੨੧। ੧੧੧। ਦੀ ਹੋ ਅਤੇ ਕਿਤੇ _ਵਿਦਿਆ-ਧਾਰੀ ਮਨੁੱਖ ਪੁੱਤਰੀ _ਹੋ। _ਕਿਤੇ _(ਤੁਸੀਂ) _ਪਟ-ਰਾਣੀ 
ਕਹੂੰ ਬੇਦ ਬਿਦ੍ਯਾ ਕਹੂੰ ਬਿਓਮ ਬਾਨੀ। ਕਹੂੰ ਕੋਕ ਕੀ ਕਾਬਿ ਕਥੈ ਕਹਾਨੀ। ਹੋ ਅਤੇ ਕਿਤੇ ਰਾਜ-ਕੰਨਿਆ ਹੋ, ਕਿਤੇ (ਤੁਸੀਂ) ਸਿ੍‌ਿਸ਼ਟੀ ਦੇ ਥਲੇ ਪਾਤਾਲ ਦੀ ਉਤਮ _ਪਨੰਗ 
ਕਹੂੰ ਅਦੂ ਸਾਰ ਕਹੂੰ ਭਦੂ ਰੂਪੰ। ਕਹੂੰ ਮਦੂ ਬਾਨੀ ਕਹੂੰ ਛੁਦ੍ਰ ਸਰੂਪੰ। ੨੨। ੧੧੨। ਪੁੱਤਰੀ _(ਪੰਨਿਆ-ਨਾਗ _ ਪੁੱਤਰੀ) _ਹੋ।੧੧੧। ਕਿਤੇ (ਤੁਸੀਂ) _ਵੇਦ-ਵਿਦਿਆ ਹੋ, ਕਿਤੇ 
ਕਹੂੰ ਬੇਦ ਬਿਦਿਆ ਕਹੂੰ ਕਾਬਿ ਰੂਪੰ। ਕਰੂੰ ਚੇਸਟਾ ਚਾਰ ਚਿੜ੍ਹੰ ਸਰੂਪੰ। ਆਕਾਸ਼-ਬਾਣੀ ਹੋ, ਕਿਤੇ _ਕੋਕ ਸ਼ਾਸਤਰ `ਦੀ_ਕਾਵਿ-ਕਥਾ _ਹੋ। ਕਿਤੇ _(ਤੁਸੀਂ) ਲੋਹਾ ਹੋ ਅਤੇ 
ਕਹੂੰ ਪਰਮ ਪੁਰਾਨ ਕੋ_ਪਾਰ_ਪਾਵੈ। ਕਹੂੰ ਬੈਠਿ ਕੁਰਾਨ ਕੇ ਗੀਤ ਗਾਵੈ। ੨੩। ੧੧੩। ਕਿਤੇ _ਸੋਨਾ। ਕਿਤੇ (ਤੁਸੀਂ) ਮੌਗਲਮਈ _ਬੋਲ ਹੋ ਅਤੇ _ਕਿਤੇ ਘਟੀਆ _ਕਿਸਮ _ਦੇ ਸ਼ਬਦ 


ਹੋ।੧੧੨। ਕਿਤੇ (ਤੁਸੀਂ) ਵੇਦ-ਵਿਦਿਆ ਹੋ, ਕਿਤੇ ਕਾਵਿ ਰੂਪ ਹੋ। _ਕਿਤੇ (ਤੁਸੀਂ) ਸੁੰਦਰ 
ਚੇਸ਼ਟਾ ਕਰਨ _ਵਾਲੇ _ਸਾਕਾਰ ਰੂਪ _ਹੋ। _ਕਿਤੇ (ਤੁਸੀਂ) ਸ੍ਰੇਸ਼ਠ ਪੁਰਾਣਾਂ _(ਦੇ _ਸਿੱਧਾਂਤਾਂ) ਦੇ 
ਭੇਦ ਨੂੰ ਪਾਣ ਵਾਲੇ _ਹੋ_ ਅਤੇ _ਕਿਤੇ _ਬੈਠ _ਕੇ ਕੁਰਾਨ ਦੀਆਂ _ਆਇਤਾਂ ਪੜ੍ਹਦੇ _ਹੋ।੧੧੩। 


ਕਹੂੰ ਸੁਧ ਸੇਖੰ ਕਹੂੰ ਬੁਹਮ ਧਰਮੰ। ਕਹੂੰ ਬ੍ਰਿਧ ਅਵਸਥਾ ਕਹੂੰ ਬਾਲ _ਕਰਮੰ”। ਕਿਤੇ (ਤੁਸੀਂ) ਪੌਕੇ ਸ਼ੇਖ ਹੋ _ ਅਤੇ ਕਿਤੇ ਬ੍ਰਾਹਮਣ ਦੇ ਧਰਮ _ਦੀ _ਪਾਲਨਾ _ਕਰਨ 
ਕਹੂੰ ਜੁਆ ਸਰੂਪੰ ਜਰਾ ਰਹਤ ਦੇਹੰ। ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰੇਹੰ“। ੨੪। _੧੧੪। ਵਾਲੇ _ਹੋ। ਕਿਤੇ (ਤੁਸੀਂ) ਬਿਰਧ ਅਵਸਥਾ _ਵਾਲੇ ਹੋ _ ਅਤੇ _ਕਿਤੇ ਬਾਲਾਂ _ਵਾਲੀ _ ਚੇਸ਼ਟਾ 
ਕਹੂੰ ਜੋਗ ਭੋਗੀ ਕਹੂੰ ਰੋਗ ਰਾਗੰ। ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ। ਕਰਨ ਵਾਲੇ ਹੋ। ਕਿਤੇ (ਤੁਸੀਂ) ਜਵਾਨ ਰੂਪ ਵਾਲੇ ਹੋ ਅਤੇ ਕਿਤੇ ਬੁਢਾਪੇ ਤੋਂ ਰਹਿਤ 
ਕਹੂੰ ਰਾਜ ਸਾਜੰ_ਕਹੂੰ ਰਾਜ _ਰੀਤੰ। ਕਹੂੰ ਪੂਰਣ ਪੁਗਿਆ ਕਹੂੰ ਪਰਮ ਪ੍ਰੀਤੰ। ੨੫। _੧੧੫। ਸ਼ਰੀਰ ਵਾਲੇ ਹੋ। ਕਿਤੇ ਦੇਹ ਨੂੰ ਪਿਆਰ ਕਰਨ ਵਾਲੇ ਹੋ ਅਤੇ _ਕਿਤੇ ਘਰ ਨੂੰ ਤਿਆਗਣ 
ਵਾਲੇ _ਹੋ।੧੧੪। _ਕਿਤੇ _ਜੋਗ _ਨੂੰ ਭੋਗਦੇ _ਹੋ (ਅਰਥਾਤ _ਜੋਗ-ਸਾਧਨਾ _ਰਾਹੀਂ ਸ਼ਰੀਰ ਨੂੰ 
ਨਿਰੋਗ _ਰਖਦੇ ਹੋ) _ਅਤੇ _ਕਿਤੇ _ਰੋਗ _ਨਾਲ _ਨਿਘ ਰਖਦੇ _ਹੋ। _ਕਿਤੇ ਰੋਗ _ਹਰਨ ਵਾਲੇ 
ਹੋ ਅਤੇ ਕਿਤੇ _ਭੋਗਾਂ ਦਾ ਤਿਆਗ _ਕਰਨ _ਵਾਲੇ _ਹੋ। _ਕਿਤੇ (ਤੁਸੀਂ) ਰਾਜਸੀ _ਠਾਠ _ਵਾਲੇ 
ਹੋ ਅਤੇ _ ਕਿਤੇ ਰਾਜ ਦੇ ਐਸ਼ਵਰਜ ਤੋਂ _ਸਖਣੇ ਹੋ। ਕਿਤੇ (ਤੁਸੀਂ) ਪੂਰੀ ਬੁੱਧੀਮਾਨਤਾ ਵਾਲੇ 
ਹੋ ਅਤੇ ਕਿਤੇ _ਉਤਮ ਪ੍ਰੇਮ _ਕਰਨ _ਵਾਲੇ _ਹੋ।੧੧੫। 
ਕਹੂੰ _ਆਰਬੀ _ਤੋਰਕੀ ਪਾਰਸੀ_ਹੋ। ਕਹੂੰ _ਪਹਲਵੀ _ਪਸਤਵੀ ਸੰਸਕ੍ਰਿਤੀ ਹੋ। ਕਿਤੇ (ਤੁਸੀਂ) ਅਰਬੀ (ਭਾਸ਼ਾ) _ਹੋ, ਕਿਤੇ ਤੁਰਕੀ ਅਤੇ ਕਿਤੇ _ਪਾਰਸੀ _ਹੋ। _ਕਿਤੇ 
ਕਹੂੰ ਦੇਸ _ਭਾਖਿਆ ਕਹੂੰ ਦੇਵ ਬਾਨੀ। ਕਹੂੰ ਰਾਜ _ਬਿਦਿਆ ਕਹੂੰ _ਰਾਜਧਾਨੀ। _੨੬। _੧੧੬। ਤੁਸੀਂ _ਪਹਿਲਵੀ ਹੋ। ਕਿਤੇ ਪਸਤੋ ਹੋ. ਅਤੇ _ਕਿਤੇ ਸੰਸਕ੍ਰਿਤ ਹੋ। ਕਿਤੇ ਤੁਸੀਂ _ਜਨਸਾਧਾਰਣ 
ਕਹੂੰ ਮੰਤੁ _ਬਿਦਿਆ ਕਹੂੰ ਤੰਤੁ ਸਾਰੰ। ਕਹੂੰ ਜੰਤੁ _ਰੀਤੰ ਕਹੂੰ ਸਤੁ _ਧਾਰੰ। ਦੀ ਭਾਸ਼ਾ ਹੋ ਅਤੇ ਕਿਤੇ ਦੇਵ-ਬੋਲੀ ਹੋ। _ਕਿਤੇ (ਤੁਸੀਂ) ਰਾਜ ਦੀ ਵਿਦਿਆ ਹੋ ਅਤੇ ਕਿਤੇ 
ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ। ਕਹੂੰ ਪਿੰਗੁਲਾ ਚਾਰਣੀ ਗੀਤ _ਚਰਚਾ। ੨੭। ੧੧੭। (ਖੁਦ _ਹੀ) _ਰਾਜਧਾਨੀ _ਹੋ।੧੧੬। ਕਿਤੇ (ਤੁਸੀਂ) ਮੌੜ੍-ਵਿਦਿਆ ਹੋ ਅਤੇ _ਕਿਤੇ _ਤੰਤ੍ਰਾਂ _ਦਾ 


ਸਾਰ _ਹੋ। ਕਿਤੇ _ਯੰਤ੍ਰਾਂ ਦਾ _ਗਿਆਨ ਕਰਾਉਣ ਵਾਲੀ ਵਿਦਿਆ ਹੋ ਅਤੇ ਕਿਤੇ _ਧਨੁਰ 
(ਤੀਰ-ਕਮਾਨ) ਵਿਦਿਆ ਨੂੰ ਧਾਰਨ ਕਰਨ _ਵਾਲੇ ਹੋ। _ਕਿਤੇ (ਤੁਸੀਂ) ਹੋਮ ਅਤੇ ਪੂਜਾ (ਦੀ 


ਵਿਦਿਆ ਹੋ ਅਤੇ ਕਿਤੇ) ਦੇਵਤਿਆਂ ਦੇ ਪੂਜਣ (ਦੀ ਵਿਦਿਆ ਹੋ)। ਕਿਤੇ (ਤੁਸੀਂ) ਛੰਦ- 
ਸ਼ਾਸਤੂ _ਹੋ ਅਤੇ _ਕਿਤੇ ਸੰਗੀਤ _ਦੀ _ ਚਰਚਾ __ ਕਰਨ _ਵਾਲੇ _ਹੋ।੧੧੭। 
ਕਹੂੰ ਬੀਨ _ਬਿਦਿਆ ਕਹੂੰ ਗਾਨ ਗੀਤੰ। ਕਹੂੰ ਮਲੇਛ _ਭਾਖਿਆ ਕਹੂੰ ਬੇਦ ਰੀਤੰ। ਕਿਤੇ (ਤੁਸੀਂ) ਵੀਣਾ ਵਜਾਉਣ ਦੀ ਵਿਦਿਆ ਹੋ ਅਤੇ ਕਿਤੇ ਸੰਗੀਤ ਦੀ ਵਿਦਿਆ 
ਕਹੂੰ ਨ੍ਰਿਤ _ਬਿਦਿਆ ਕਹੂੰ ਨਾਗ _ਬਾਨੀ। ਕਹੂੰ _ਗਾਰੜੂ _ਗੂੜ _ਕਥੇ _ਕਹਾਨੀ। ੨੮। _੧੧੮। ਹੋ। ਕਿਤੇ (ਤੁਸੀਂ) ਮੁਸਲਮਾਨੀ ਦੇਸਾਂ ਦੀ ਭਾਸ਼ਾ ਹੋ ਅਤੇ ਕਿਤੇ _(ਤੁਸੀਂ) ਵੇਦ ਦੀ ਮਰਯਾਦਾ (ਨੂੰ 
ਕਾਇਮ ਕਰਨ ਵਾਲੀ ਭਾਸ਼ਾ ਹੋ)। ਕਿਤੇ (ਤੁਸੀਂ) ਨਾਚ-ਵਿਦਿਆ ਹੋ ਅਤੇ ਕਿਤੇ ਨਾਗ-ਵੰਸ਼ 
੧. 'ਗੈਹੰ” ੨. 'ਛਿਦ੍ਹਾਂ ੩. 'ਧਰਮੰ' ੪. 'ਜੁਆਨ” ੫. 'ਗੇਹੰ” ਦੀ ਬੋਲੀ ਹੋ। ਕਿਤੇ (ਤੁਸੀਂ) ਸੱਪ ਦੀ ਜ਼ਹਿਰ ਨੂੰ ਦੂਰ ਕਰਨ ਵਾਲੀ _ਮੰਤੂ-ਵਿਦਿਆ ਹੋ।੧੧੮। 


੩੨ ਸੀ _ਦਸਮ-ਗ੍ਰੰਥ _ਸਾਹਿਬ 


ਅਛਰਾ _ਪਛਰਾ _ਮਛਰਾ _ਹੋ। 

ਬੀਰ ਬਿਦਿਆ ਅਭੂਤੰ ਪ੍ਰਭਾ ਹੋ। 

ਛੈਲ ਛਾਲਾ ਧਰੇ _ਛਤ੍ਰਧਾਰੀ। 

ਰਾਜ _ਸਾਜੰ _ਧਿਰਾਜਾਧਿਕਾਰੀ। ੨੯। ੧੧੯। 
ਨਾਥ ਪੂਰੇ ਸਦਾ ਸਿਧ ਦਾਤਾ। 

ਅਛੇਦੀ _ਅਛੈ ਆਦਿ _ਅਦੂੈ _ਬਿਧਾਤਾ। 

ਨ ਤ੍ਰਸਤੰ ਨ ਗੁਸਤੰ ਸਮਸਤੰ ਸਰੂਪੇ। 

ਨਮਸਤੰ ਨਮਸਤੰ _ਤੁਅਸਤੰ _ਅਭੂਤੇ। ੩0। ੧੨0। 


੨, ਟੀ... &, 


ਜਿਹ ਸਤ੍ਹ ਮਿਤ੍ਰ ਨਹੀ ਜਨਮ _ਜਾਤਿ। ਜਿਹ ਪੁਤ ਭੂਤ" ਨਹੀ ਮਿਤ੍ਰ _ਮਾਤ। 

ਜਿਹ ਕਰਮ ਭਰਮ ਨਹੀ ਧਰਮ _ਧਿਆਨ। ਜਿਹ ਨੇਹ ਗੇਹ ਨਹੀ ਬਿਓਤਬਾਨ। _੩। ੧੨੩। 
ਜਿਹ ਜਾਤਿ ਪਾਤਿ ਨਹੀ ਸਤਰ _ਮਿਤ੍ਰ। ਜਿਹ ਨੇਹ ਗੇਹ ਨਹੀ ਚਿਹਨ ਚਿਤ੍ੁਰ। 

ਜਿਹ ਰੰਗ ਰੂਪ ਨਹੀ ਰਾਗ ਰੇਖ। ਜਿਹ ਜਨਮ ਜਾਤਿ ਨਹੀ ਭਰਮ ਭੇਖ। ੪। ੧੨੪। 


ਕਰਮ ਭਰਮ ਨਹੀ ਜਾਤਿ ਪਾਤਿ। ਨਹੀ ਨੇਹ _ਗੇਹ ਨਹੀ ਪਿਤ੍ਰ _ਮਾਤ। 
ਨਾਮ ਥਾਮ ਨਹੀ ਬਰਗ _ਬਿਆਧ। ਜਿਹ ਰੋਗ ਸੋਗ ਨਹੀ ਸਤ੍ਹ ਸਾਧ। ੫। ੧੨੫। 
ਤ੍ਰਾਸ ਵਾਸ ਨਹੀ ਦੇਹ ਨਾਸ। ਜਿਹ ਆਦਿ ਅੰਤ ਨਹੀ ਰੂਪ _ਰਾਸਿ। 
ਰੋਗ ਸੋਗ ਨਹੀ ਜੋਗ ਜੁਗਤਿ। ਜਿਹ ਤ੍ਰਾਸ ਆਸ ਨਹੀ ਭੂਮਿ ਭੁਗਤ। ੬। ੧੨੬। 


ਕਾਲ ਬਿਆਲ ਕਟਿਓ ਨ ਅੰਗ। ਅਛੈ ਸਰੂਪ ਅਖੈ ਅਭੰਗ। 

ਨੇਤਿ ਨੇਤਿ ਉਚਰੰਤ _ਬੇਦ। ਜਿਹ ਅਲਖ ਰੂਪ ਕਥਤ _ਕਤੇਬ। _੭। ੧੨੭। 

ਅਲਖ ਰੂਪ ਆਸਨ _ਅਡੋਲ। ਜਿਹ _ਅਮਿਤ ਤੇਜ _ਅਛੈ ਅਤੋਲ। 

ਧਿਆਨ ਕਾਜ ਮੁਨਿ ਜਨ ਅਨੰਤ। ਕਈ ਕਲਪ ਜੋਗ _ਸਾਧਤ ਦੁਰੰਤ। ੮। ੧੨੮। 


ਕੈਕੇਕੋਤਂ 


੧. 'ਵਿਤ੍ਰ” _੨.'ਮੁਨ” 


ਅਕਾਲ _ ਉਸਤਤਿ ੩੨ 


ਕਿਤੇ (ਤੁਸੀਂ) ਇਸ ਲੋਕ ਦੀ ਸੁੰਦਰੀ, _ਕਿਤੇ ਸਵਰਗ _ਦੀ ਸੁੰਦਰੀ ਅਤੇ _ਕਿਤੇ 
ਪਾਤਾਲ _ਦੀ_ ਸੁੰਦਰੀ ਹੋ। _ਕਿਤੇ (ਤੁਸੀਂ) ਵੀਰ-ਵਿਦਿਆ ਹੋ ਅਤੇ ਕਿਤੇ _ਭੌਤਿਕਤਾ ਤੋਂ ਉੱਚੀ 
ਸੁੰਦਰਤਾ ਵਾਲੇ _ਹੋ। _ਕਿਤੇ (ਤੁਸੀਂ) ਸੁੰਦਰ ਨੌਜਵਾਨ ਹੋ, ਕਿਤੇ _ਮ੍ਿਗਿਛਾਲਾ _(ਧਾਰਨ _ਕਰਨ 
ਵਾਲੇ ਸਾਧੂ _ਹੋ) ਅਤੇ ਕਿਤੇ _ਛਤ੍ਰ _ਧਾਰਨ _ਕਰਨ _ਵਾਲੇ (ਰਾਜੇ) ਹੋ। ਕਿਤੇ (ਤੁਸੀਂ) ਸ਼ਾਹੀ 
ਠਾਠ-ਬਾਠ _ਵਾਲੇ ਰਾਜ _ ਅਧਿਰਾਜ _ਹੋ।੧੧੯। _ਹੇ ਪੂਰਨ ਸੁਆਮੀ! (ਤੈਨੂੰ) _ਨਮਸਕਾਰ _ ਹੈ, 
ਤੂੰ ਸਦਾ ਸਿੱਧੀਆਂ ਦਾ ਦਾਤਾ ਹੈਂ, ਤੂੰ _ਅਛੇਦ, _ਅਛੈ _(ਨਾਸ਼ਹੀਨ), ਮੁੱਢ _ਕਦੀਮੀ, _ਅਦ੍ੈਤ- 
ਸਰੂਪ ਅਤੇ ਸਭ _ਦੀ ਸਿਰਜਨਾ ਕਰਨ _ਵਾਲਾ ਹੈੱ। (ਹੇ ਪਰ੍ਭੂ!) ਨ ਤੂੰ ਡਰਦਾ ਹੈ, ਨ ਕਿਸੇ 
ਤੋਂ ਪਕੜਿਆ ਜਾਂਦਾ ਹੈ ਅਤੇ ਤੇਰੇ ਵਿਚ ਸਾਰਿਆਂ ਦੇ ਸਰੂਪ ਸਮਾਏ ਹੋਏ ਹਨ। ਹੇ ਅਚਰਜ 
ਰੂਪ ਵਾਲੇ! _ ਤੈਨੂੰ ਨਮਸਕਾਰ _ਹੈ, _ ਨਮਸਕਾਰ _ਹੈ।੧੨0। 


ਤੋਗੀੰ /ਕੈਆਾ ਨਾਲ/ __੫ਧੜੀ ਛੰਟਾ 

(ਹੇ ਪ੍ਰਭੂ! ਤੁਸੀਂ) ਬਿਨਾ ਆਕਾਰ ਦੇ ਤੇਜ ਅਤੇ ਅਨੁਭਵ ਦੁਆਰਾ ਪ੍ਰਾਪਤ ਹੋਣ ਵਾਲੇ 
ਗਿਆਨ (ਪ੍ਰਕਾਸ਼) ਹੋ, _ਨਾਸ਼-ਰਹਿਤ, _ਅਦ੍ਰੈਤ ਅਤੇ _ਆਸ਼ਾ-ਰਹਿਤ _ਸਰੂਪ _ਵਾਲੇ _ਹੋ। _ਤੁਹਾਡਾ 
ਤੇਜ ਅਟੁਟ ਹੈ ਅਤੇ ਭੰਡਾਰ ਅਖੁਟ ਹੈ ਅਤੇ ਹਰ ਤਰ੍ਹਾਂ ਨਾਲ ਬੇਅੰਤ ਦਾਤੇ ਹੋ।੧੨੧। (ਹੇ 
ਪ੍ਰਭੂ! ਤੇਰਾ) ਤੇਜ _ਅਸਚਰਜਮਈ ਹੈ, ਤੇਰਾ ਸ਼ਰੀਰ ਨ _ਛਿਝਣ ਵਾਲਾ ਹੈ। (ਤੂੰ) ਸਭ _ਦਾ 
ਕਰਤਾ _ਅਤੇ _ਨੀਚਾਂ ਨੂੰ ਖ਼ਤਮ _ਕਰਨ _ਵਾਲਾ ਹੈਂ। (ਤੇਰਾ) ਆਸਣ ਅਡੋਲ ਹੈ ਅਤੇ ਤੇਰਾ 


ਕਰਮ _ਵਿਸਮਾਦੀ ਹੈ (ਤੂੰ) ਦਾਤਾ _ਦਿਆਲੂ _ਅਤੇ _ ਅਦਭੁਤ _ਧਰਮ _ਵਾਲਾ _ਹੈਂ।੧੨੨। 


(ਹੇ ਪ੍ਰਭੂ! ਤੂੰ ਉਹ ਹੈਂ) ਜਿਸ ਦਾ ਕੋਈ ਵੈਰੀ, ਮਿਤਰ, ਜਨਮ, ਜਾਤਿ ਨਹੀਂ ਹੈ, 
ਕੋਈ ਪੁੰਤਰ, ਭਰਾ, ਦੋਸਤ ਅਤੇ ਮਾਤਾ ਨਹੀਂ _ਹੈ, ਜਿਸ ਦਾ ਕੋਈ ਕਰਮ, ਭਰਮ, 


ਕੈ 
ਹਰ 
ਹੈਂ 
ਜਿ 
ਪੁ 
ਹੈ 
ਵੈ 


ਨਾਂ 
(ਦੇ ਬਖੇੜੇ) ਤੋਂ ਪਰੇ ਹੈ, ਜਿਸ ਨੂੰ (ਕੋਈ) ਰੋਗ-ਸੋਗ ਨਹੀਂ 
(ਕੋਈ) ਵੈਰੀ ਅਤੇ _ਸੌਜਨ _ਹੈ।੧੨੫। ਜਿਸ ਨੂੰ ਕਿਸੇ ਪ੍ਰਕਾਰ 
ਨ ਹੀ (ਜਿਸ ਦੀ) ਦੇਹ ਨਸ਼ਟ ਹੁੰਦੀ ਹੈ। ਜਿਸ ਦਾ ਨ ਕੋਈ ਆਦਿ ਹੈ, ਨ 
ਨ ਹੀ ਕਿਸੇ ਪੁਕਾਰ ਦੇ ਰੂਪ ਦਾ ਭੰਡਾਰ ਹੈ। ਜਿਸ ਵਿਚ ਨ ਰੋਗ, ਨ ਸੋਗ ਅਤੇ ਨ 
ਹੋ ਡਰ ਹੈ 


ਜੋਗ ਦੀ ਜੁਗਤ ਹੈ, ਜਿਸ ਨੂੰ ਆਸ਼ਾਵਾਂ (ਦੇ ਨ ਪੂਰਨ ਹੋ ਸਕਣ) ਦਾ ਕੋਈ 
ਨ ਹੀ ਭੂਮੀ ਦੇ ਭੋਗਾਂ ਦੀ (ਕੋਈ ਲਾਲਸਾ _ਹੈ)।੧੨੬। 

(ਤੂੰ ਉਹ ਹੈ) ਜਿਸ ਦੇ ਸ਼ਰੀਰ ਨੂੰ ਕਾਲ ਰੂਪੀ ਸੱਪ ਨੇ ਡਸਿਆ ਨਹੀਂ, 
ਸਰੂਪ ਵਿਨਾਸ਼ ਤੋਂ ਰਹਿਤ, ਖ਼ਤਮ _ਹੋਣ ਤੋਂ ਪਰੇ _ਅਤੇ _ਵਿਘਨ ਤੋਂ 
ਵੇਦ _ਬੇਅੰਤ-ਬੇਅੰਤ _ਉਚਾਰਦੇ _ਹਨ, _ਜਿਸ _ ਨੂੰ _ਕਤੇਬਾਂ _ਅਲੌਖ _ਰੂਪ _ਦਸਦੀਆਂ _ਹਨ।੧੨੭। 
ਜਿਸ ਦਾ ਰੂਪ ਅਲਖ ਹੈ ਅਤੇ ਆਸਣ ਅਡੋਲ ਹੈ, ਜਿਸ ਦਾ ਤੇਜ ਅਮਿਤ 
ਨਾਸ਼-ਰਹਿਤ _ਅਤੇ _ਅਤੋਲ _ਹੈ। _ ਜਿਸ _ਦੇ _ ਦਰਸ਼ਨ (ਧਿਆਨ) ਲਈ _ ਕਈ _ਕਲਪਾਂ _ ਤੋਂ 
(ਦੀਰਘ _ਕਾਲ _ਤੋਂ) ਬੇਅੰਤ ਮੁਨੀ _ਲੋਕ _ਕਠਿਨ _ਯੋਗ-ਸਾਧਨਾ _ਕਰਦੇ ਆ ਰਹੇ _ਹਨ।੧੨੮। 


੩੩ ਸੀ _ਦਸਮ-ਗ੍ਰੰਥ _ਸਾਹਿਬ 


ਤਨ ਸੀਤ ਘਾਮ ਬਰਖਾ _ਸਹੰਤ। ਕਈ ਕਲਪ _ਏਕ ਆਸਨ _ਬਿਤੰਤ। 
ਕਈ ਜਤਨ ਜੋਗ _ਬਿਦਿਆ ਬਿਚਾਰਿ। _ਸਾਧੰਤ ਤਦਪਿ ਪਾਵਤ ਨ _ਪਾਰ। ੯। ੧੨੯। 
ਕਈ ਉਰਧ ਬਾਹ _ਦੇਸਨ ਭੁਮੰਤ। ਕਈ ਉਰਧ ਮਧ ਪਾਕ ਝੁਲੰਤ। 

ਕਈ _ਸਿਮ੍ਰਿਤ ਸਾਸਤ _ਉਚਰੰਤ _ਬੇਦ। ਕਈ ਕੋਕ ਕਾਬਿ _ਕਥਤ _ਕਤੇਬ। _੧0। ੧੩0। 


ਅਗਨਿਹੋਤ੍ਰਾ ਕਈ ਪਉਨ ਅਹਾਰ। ਕਈ ਕਰਤ ਕੋਟ ਮ੍ਰਿਤ ਕੋ ਅਹਾਰ। 

ਕਰਤ ਸਾਕ ਪੈ ਪਤ੍ਹ _ਭਛ। ਨਹੀ ਤਦਪਿ ਦੇਵ ਹੋਵਤ ਪੁਰਤਛ। _੧੧। ੧੩੧। 
ਗੀਤ _ਗਾਨ ਗੰਧੂਬ _ਰੀਤਿ। ਕਈ ਬੇਦ ਸਾਸਤ _ਬਿਦਿਆ ਪੁਤੀਤਿ। 

ਬੇਦ ਰੀਤਿ ਜਗ ਆਦਿ ਕਰਮ। ਕਹੂੰ ਅਗਨਿਹੋਤ੍ਰਾ ਕਹੂੰ ਤੀਰਥ _ਧਰਮ। _੧੨। ੧੩੨ 


%: &ੂ, ਕੂ, ਕੈ 


ਦੇਸਿ ਦੇਸਿ ਭਾਖਾ ਰਟੰਗ। ਕਈ ਦੇਸਿ ਦੇਸਿ ਬਿਦਿਆ ਪੜੌਤ। 

ਕਰਤ _ਭਾਤਿ _ਭਾਤਨ ਬਿਚਾਰ। ਨਹੀ ਨੇਕੂ _ਤਾਸੁ _ਪਾਯਤ ਨ _ਪਾਰ। _੧੩। ੧੩੩। 
ਤੀਰਥ ਤੀਰਥ _ਭਰਮਤ ਸੁ _ਭਰਮ। ਕਈ _ਅਗਨਿਹੋਤ੍ਰਂ ਕਈ ਦੇਵ _ਕਰਮ। 

ਕਰਤ ਬੀਰ _ਬਿਦਿਆ _ਬਿਚਾਰ। ਨਹੀ _ਤਦਪਿ ਤਾਸੁ _ਪਾਯਤ ਨ? ਪਾਰ। _੧੪। ੧੩੪। 


ਕੰ ਕੂ ਦੱ 


ਕਹੂੰ _ਰਾਜਰੀਤਿ ਕਹੂੰ ਜੋਗ _ਧਰਮ। _ਕਈ ਸਿੰਮ੍ਰਿਤ ਸਾਸਤ _ਉਚਰਤ _ਸੁਕਰਮ। 
ਨਿਉਲੀ ਆਦਿ ਕਰਮ ਕਹੂੰ ਹਸਤਿ _ਦਾਨ। ਕਹੂੰ _ਅਸੂੂਮੇਧ੨ ਮਖ ਕੋ _ਬਖਾਨ। ੧੫। ੧੩੫। 
ਕਹੂੰ ਕਰਤ ਬ੍ੂਹਮ ਬਿਦਿਆ ਬਿਚਾਰ। ਕਹੂੰ ਜੋਗ ਰੀਤਿ ਕਹੂੰ ਬਿਰਧਿ ਚਾਰਿ। 


ਕਹੂੰ ਕਰਤ _ਜਛ _ਗੰਧਰਬ _ਗਾਨ। ਕਹੂੰ ਧੂਪ ਦੀਪ ਕਹੂੰ _ਅਰਘ _ਦਾਨ। _੧੬। ੧੩੬। 


ਕਹੂੰ ਪਿਤ ਕਰਮ ਕਹੂੰ ਬੇਦ ਰੀਤਿ। ਕਹੂੰ ਨ੍ਰਿਤ ਨਾਚ ਕਹੂੰ _ਗਾਨ _ਗੀਤ। 


ਕਹੂੰ ਕਰਤ ਸਾਸਤ _ਸਿੰਮ੍ਰਿਤਿ ਉਚਾਰ। ਕਈ _ਭਜਤ _ਏਕ _ਪਗ _ਨਿਰਾਧਾਰ। _੧੭। ੧੩੭। 


ਕਈ ਨੇਹ ਦੇਹ ਕਈ ਗੇਹ _ਵਾਸ। ਕਈ ਭੂਮਤ ਦੇਸ ਦੇਸਨ _ਉਦਾਸ। 
ਕਈ ਜਲ ਨਿਵਾਸ ਕਈ ਅਗਨਿ _ਤਾਪ। ਕਈ ਜਪਤ ਉਰਧ _ਲਟਕੰਤ ਜਾਪ। _੧੮। ੧੩੮। 


ਕਈ ਜਪਤ ਜੋਗ _ਕਲਪੰ ਪ੍ਰਜੰਤ। ਨਹੀ ਤਦਪਿ ਤਾਸ _ਪਾਯਤ£ ਨ _ਅੰਤ। 
ਕਈ ਕਰਤ ਕੋਟ ਬਿਦਿਆ ਬਿਚਾਰ। ਨਹੀ ਤਦਪਿ _ਦਿਸਟਿ ਦੇਖੇ ਮੁਰਾਰਿ। ੧੯। ੧੩੯। 


੧. “ਅਗਨਹੋਤ” ੨. _“ਨਿ” ੩. 'ਅਸੁਮੇਧ” ੪. _'ਪਾਇਤਨਿ” 


ਅਕਾਲ _ ਉਸਤਤਿ ੩੩ 


(ਕਈ ਲੋਕ) ਸ਼ਰੀਰ ਉਤੇ ਸਰਦੀ, ਗਰਮੀ ਅਤੇ _ਬਰਖਾ ਸਹਿੰਦੇ ਹਨ, ਇਕੋ ਆਸਣ 
ਉਤੇ ਬੈਠਿਆਂ ਕਈ ਕਲਪ _ਬਤੀਤ ਕਰ ਦਿੰਦੇ ਹਨ, ਜੋਗ _ਵਿਦਿਆ ਨੂੰ ਸਾਧਣ ਦੇ ਅਨੇਕ 
ਯਤਨ _ ਕਰਦੇ ਹਨ, _ਪਰ ਫਿਰ ਵੀ (ਤੇਰਾਂ) ਪਾਰ ਨਹੀਂ ਪਾ _ਸਕਦੇ।੧੨੯। ਕਈ _ਬਾਂਹਾਂ 
ਖੜੀਆਂ _ਕਰ _ਕੇ _ਦੇਸ-ਦੇਸਾਂਤਰਾਂ ਵਿਚ _ ਘੁੰਮਦੇ ਹਨ, _ਕਈ ਮੂਧੇ ਹੋ ਕੇ ਅਗਨੀ _ਵਿਚ 
ਕਾਵਿ _ਅਤੇ _ਕਤੇਬਾਂ _ਦਾ _ਵਿਖਿਆਨ _ ਕਰਦੇ _ ਹਨ।੧੩0। 

ਕਈ ਹਵਨ ਕਰਦੇ ਹਨ, ਕਈ ਪੌਣ ਦਾ ਆਹਾਰ ਕਰਦੇ ਹਨ, ਕਈ ਕਰੋੜਾਂ ਮਿੱਟੀ 
ਦਾ ਆਹਾਰ ਕਰਦੇ ਹਨ, ਕਈ ਕੇਵਲ ਸਾਗ, ਦੁੱਧ _ਜਾਂ _ਪੌਤਰਾਂ _ਦਾ _ਭੱਛਣ ਕਰਦੇ ਹਨ, 
ਪਰ ਤਾਂ ਵੀ (ਉਨ੍ਹਾਂ ਨੂੰ) ਪਰਮਾਤਮਾ ਪ੍ਰਤੱਖ (ਹੋ ਕੇ ਦਰਸ਼ਨ) _ਨਹੀਂ _ਦਿੰਦਾ।੧੩੧। ਕਈ 
ਗੰਧਰਬਾਂ _ਵਾਂਗ _ਗੀਤ ਗਾਉਂਦੇ ਹਨ, _ਕਈ _ਵੇਦ-ਸ਼ਾਸਤ੍ਰ _ਦੀ _ਵਿਦਿਆ ਉਤੇ _ਨਿਸਚਾ _ਕਰਦੇ 
ਹਨ, ਕਈ _ਵੇਦ ਦੀ ਰੀਤ ਨਾਲ ਯੱਗ _ਆਦਿ ਕਰਮ _ਕਰਦੇ ਹਨ, _ਕਈ _ਹਵਨ _ਕਰਦੇ 
ਹਨ ਅਤੇ _ਕਈ ਤੀਰਥਾਂ _ਉਤੇ _ਜਾ ਕੇ _ਧਰਮ _ਦੇ ਕਾਰਜ _ ਕਰਦੇ _ਹਨ।੧੩੨। 

ਕਈ ਦੇਸ ਦੇਸ ਦੀ ਬੋਲੀ ਬੋਲਦੇ ਹਨ, ਕਈ ਦੇਸ ਦੇਸ ਦੀ ਵਿਦਿਆ ਪੜ੍ਹਦੇ ਹਨ, 


ਕਈ ਭਾਂਤ ਭਾਂਤ ਦੇ ਵਿਚਾਰ ਕਰਦੇ ਹਨ, (ਪਰ ਫਿਰ ਵੀ) ਉਸ ਦਾ ਰਤਾ ਕੁ ਭੇਦ ਪਾਪਤ 


ਲਾ 


ਨਹੀਂ ਕਰ _ਸਕਦੇ।੧੩੩। ਕਈ ਲੋਕ _ਭਰਮ-ਵਸ ਅਨੇਕ ਤੀਰਥਾਂ ਉਤੇ _ਭੋਂਦੇ ਫਿਰਦੇ ਹਨ, 


ਸਕਦੇ ।੧੩੪। 
(ਕਈ) ਕਿਸੇ _ਰਾਜ-ਰੀਤ (ਦੀ _ਪਾਲਨਾ _ਕਰ ਰਹੇ _ਹਨ ਅਤੇ 
(ਦਾ ਅਭਿਆਸ _ਕਰ ਰਹੇ ਹਨ), ਕਈ _ਸਮਿਤੀਆਂ, ਸ਼ਾਸਤ੍ਰਾਂ ਦੇ _ਉਚਾਰਨ _ਦਾ ਸ਼ੁਭ _ਕਰਮ 
ਕਰ ਰਹੇ ਹਨ, (ਕਈ) ਨੌਲੀ ਆਦਿ ਕਰਮ _(ਕਰ ਰਹੇ ਹਨ ਅਤੇ) ਕਿਤੇ ਹਾਥੀ _ਦਾਨ 
ਕੀਤੇ ਜਾ ਰਹੇ ਹਨ ਅਤੇ _ਕਿਤੇ _ਅਸ਼ੂਮੇਧ _ਯੌਂਗ _ਦੀ ਮਹਿਮਾ ਗਾਈ _ਜਾ ਰਹੀ ਹੈ।੧੩੫। 
ਕਿਤੇ (ਕੋਈ) ਬੁਹਮ ਵਿਦਿਆ ਦਾ ਵਿਚਾਰ _ਕਰਦੇ _ਹਨ ਅਤੇ ਕਿਤੇ 
(ਦੀ _ਪਾਲਨਾ _ਕਰ ਰਹੇ ਹਨ) ਕਿਤੇ ਸ੍ਰੇਸ਼ਠ ਅਤੇ ਮਹਾਨ ਆਚਾਰ _ਕਰ ਰਹੇ ਹਨ, 
ਰਹੇ ਹਨ, ਕਿਤੇ (ਕੋਈ) ਧੂਪ, ਦੀਪਕ (ਆਦਿ ਸਜਾ 
ਕਿਤੇ (ਕੋਈ) _ਅਰਘ _ ਦਾਨ _ਕਰ _ਰਹੇ _ਹਨ।੧੩੬। 
ਕਿਤੇ (ਕੋਈ) ਵੇਦ ਰੀਤ ਅਨੁਸਾਰ _ਪਿਤਰੀ ਕਰਮ _(ਕਰ _ਰਿਹਾ ਹੈ) ਅਤੇ ਕਿਤੇ 
ਨਾਚ _(ਕਰ _ਰਿਹਾ ਹੈ ਅਤੇ) ਕਿਤੇ (ਕੋਈ) . ਗੀਤ ਗਾ ਰਿਹਾ ਹੈ, ਕਿਤੇ 
(ਕੋਈ) ਸ਼ਾਸਤ੍ਰਾਂ ਅਤੇ _ਸਮਿ੍‌ਤੀਆਂ ਦਾ ਉਚਾਰਨ (ਕਰ ਰਿਹਾ ਹੈ) ਅਤੇ ਕਿਤੇ (ਕੋਈ) ਇਕ 
ਕੇ ਨਿਰਾਧਾਰ ਭਜਨ ਕਰ ਰਿਹਾ _ਹੈ।੧੩੭। ਕਈ ਸ਼ਰੀਰ ਨਾਲ ਮੋਹ ਕਰਦੇ 
ਕਈ ਘਰ ਵਿਚ ਨਿਵਾਸ ਕਰਦੇ ਹਨ, ਕਈ ਉਦਾਸੀਨ ਹੋਂ ਕੇ ਦੇਸ-ਦੇਸਾਂਤਰਾਂ 
ਹਨ, ਕਈ ਜਲ ਵਿਚ ਵਸਦੇ ਹਨ ਅਤੇ ਕਈ ਅਗਨੀ ਤਪਦੇ ਹਨ, 
ਕੇ ਜਾਪ _ਜਪਦੇ _ਹਨ।੧੩੮। 
ਕਈ (ਲੋਕ) _ਕਲਪਾਂ (ਜਿੰਨੇ ਲੰਬੇ ਸਮੇਂ) ਤਕ _ਜੋਗ-ਸਾਧਨਾਂ ਕਰਦੇ ਹਨ, ਤਾਂ ਵੀ 
(ਪੁਭੂ) ਦਾ _ਅੰਤ ਨਹੀਂ ਪਾ _ਸਕਦੇ। _ਕਈ ਕਰੋੜਾਂ _ਵਿਦਿਆਵਾਂ ਦਾ ਵਿਚਾਰ _ਕਰਦੇ 
ਪਰਮਾਤਮਾ _ਦਾ _ ਦਰਸ਼ਨ _ਨਹੀਂ _ਕਰ _ ਸਕਦੇ।੧੩੯। 


$ ਗ੍ਰੋਕੂ33' 
ਕੋ 
ਮਹ 


ਇੰ 
ਘ 
ਪੰ 


੩੪ ਸੀ _ਦਸਮ-ਗ੍ਰੰਥ _ਸਾਹਿਬ 


ਨੂ _ਭਗਤਿ ਸਕਤਿ ਨਹੀ ਪਰਤ _ਪਾਨ। _ਬਹੁ _ਕਰਤ ਹੋਮ ਅਰੁ ਜਗ _ਦਾਨ। 
ਏਕ ਨਾਮੁ ਚਿਤ _ਲੀਨ। ਫੋਕਟੋ ਸਰਬ ਧਰਮਾ _ਬਿਹੀਨ। ੨0। ੧੪0। 


ਭੈ ਕੈ 


ਤੂਪੁਸ਼?ਏ/ _ ਤੱਟਕਾ _ਛੰਟ 
ਜੈ ਜੰਪਹਿ" ਜੁਗਣ ਜੂਹ” ਜੁਅੰ। ਭੈ ਕੰਪਹਿ₹ ਮੇਰੁ ਪਯਾਲ ਭੁਅੰ। 
ਤਪ ਤਾਪਸ ਸਰਬ _ਜਲੇਰੁ _ਥਲੰ। ਧੰਨਿ੯ ਉਚਰਤ ਇੰਦੂ ਕੁਮੇਰ ਬਲੰ। _੧। ੧੪੧੧ 
ਅਨਖੇਦ ਸਰੂਪ ਅਭੇਦ _ਅਭਿਅੰ। _ਅਨਖੰਡ _ਅਭੂਤ _ਅਛੇਦ _ਅਛਿਅੰ। 
ਅਨਕਾਲ _ਅਪਾਲ ਦਿਆਲ _ਅਸੁਅੰ। ਜਿਹ _ਠਟੀਅੰ ਮੇਰ ਅਕਾਸ ਭੂਅੰ। ੨। ੧੪੨। 


ਅਨਖੰਡ _ਅਮੰਡ ਪ੍ਰਚੰਡ ਨਰੰ। ਜਿਹ _ਰਚੀਅੰ ਦੇਵ ਅਦੇਵ ਬਰੰ। 

ਸਭ ਕੀਨੀ“ ਦੀਨ ਜਮੀਨੁ _ਜਮਾਂ। ਜਿਹ _ਰਚੀਅੰ ਸਰਬ _ਮਕੀਨੁ _ਮਕਾਂ। ੩। ੧੪੩। 
ਜਿਹ ਰਾਗ ਨ ਰੂਪ ਨ ਰੇਖ ਰੁਖੰ। ਜਿਹ ਤਾਪ ਨ ਸਾਪ ਨ ਸੋਕ ਸੁਖੰ। 

ਨ ਰੋਗ ਨ ਸੋਗ ਨ ਭੋਗ ਭੁਯੰ“। ਜਿਹ ਖੇਦ ਨ ਭੇਦ ਨ ਛੇਦ ਛਯੰ। ੪। ੧੪੪। 


ਜਿਹ ਜਾਤਿ ਨ ਪਾਤਿ ਨ ਮਾਤ ਪਿਤੰ। ਜਿਹ ਰਚੀਅੰ ਛਤ੍ਹੀ ਛਤ੍ਹ _ਛਿਤੰ। 
ਜਿਹ ਰਾਗ ਨ ਰੇਖ ਨ ਰੋਗ ਭਣੰ। ਜਿਹ ਦ੍ਰੈਖ ਨ ਦਾਗ ਨ ਦੋਖ ਗਣੰ। ੫।੧੪੫। 
ਜਿਹ ਅੰਡਹ ਤੇ ਬੁਹਮੰਡ ਰਚਿਓ। ਦਸ ਚਾਰ ਕਰੀ ਨਵ ਖੰਡ _ਸਚਿਓ। 
ਰਜ _ਤਾਮਸ ਤੇਜ ਅਤੇਜ _ਕੀਓ। ਅਨਭਉ ਪਦ ਆਪ ਪੁਚੰਡ _ਲੀਓ। ੬। ੧੪੬। 


ਸਿੰਧਰੁ ਬਿੰਧ ਨਗਿੰਧ ਨਗੰ”। ਸ੍ਰਿਅ ਜਛ ਗੰਧੂਬ ਫਣਿੰਦ ਭੁਜੰ। 

ਦੇਵ ਅਦੇਵ ਅਭੇਵ _ਨਗੰ। _ਨਰਪਾਲ ਨ੍ਿਪਾਲ _ਕਰਾਲ _ਤ੍ਰਿਗੰ। _੭।੧੪੭। 
ਕੀਟ ਪਤੰਗ ਭੁਜੰਗ ਨਰੰ। _ਰਚਿ _ਅੰਡਜ _ਸੇਤਜ ਉਤਭੁਜੰ। 
ਦੇਵ 


ਸਿ 
ਰਚਿ 
ਕਈ 
ਕੀਏ ਅਦੇਵ _ਸਰਾਧ _ਪਿਤੰ। ਅਨਖੰਡ ਪ੍ਰਤਾਪ ਪੂਚੰਡ _ਗਤੰ। ੮। ੧੪੮। 


ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ। ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ। 
ਜਿਹ ਰੋਗ ਨ ਸੋਗ ਨ ਭੋਗ ਭੁਅੰ। ਜਿਹ ਜੈਪਹਿ ਕਿੰਨਰ ਜਛ ਜੁਅੰ। ੯। ੧੪੯। 


੧. 'ਜੰਪਹੁ” ੨. 'ਜੂਅ” ੩. 'ਕੰਪਹੁ” ੪. ਧਨ” ੫. 'ਕੀਨੇ ੬. 'ਭੁਜੰਗ” ੭. “ਨਗੀ' 


ਅਕਾਲ _ ਉਸਤਤਿ ੩੪ 


ਬਿਨਾ _ਭਗਤੀ ਦੀ ਸ਼ਕਤੀ _ਦੇ (ਪਰਮਾਤਮਾ) _ਹੌਥ _ਨਹੀਂ ਆਉਂਦਾ, 
ਹੋਮ, ਯੋਗ _ਅਤੇ _ਦਾਨ (ਕਿਉਂ ਨ) ਕੀਤੇ _ਜਾਣ। _ਬਿਨਾ ਇਕ _ਨਾਮ 
ਮਗਨ _ ਹੋਏ, _ਸਾਰੇ _ਧਰਮ _ (ਵਾਸਤਵਿਕ _ ਧਰਮ-ਕਰਮ _ ਤੋਂ) _ਵਾਂਝੇ _ਹਨ।੧੪0। 


ਸਾਰੇ ਮਿਲ ਕੇ (ਉਸ ਪੁਭੂ) ਦੀ ਜੈ ਜੈ ਕਾਰ ਕਰਦੇ ਹਨ, (ਜਿਸ ਦੇ) ਭੈ ਨਾਲ 


ਨੂੰ ਪ੍ਰਾਪਤ ਕਰਨ ਲਈ) _ਤਪ ਕਰਦੇ ਹਨ (ਅਤੇ ਜਿਸ ਨੂੰ) ਇੰਦਰ, _ਕੁਬੇਰ _ਅਤੇ _ਬਾਲੀ 
ਰਾਜਾ, _ਧੰਨ _ਧੰਨ ਕਹਿੰਦੇ _ਹਨ।੧੪੧। _(ਜੋ) _ਖੇਦ-ਰਹਿਤ _ਸਰੂਪ _ਵਾਲਾ, _ਅਭੇਦ _ਅਤੇ _ਅਭੈ 
ਹੈ, ਅਖੰਡ _ਭੌਤਿਕ ਤੱਤ੍ਹਾਂ _ਤੋਂ ਰਹਿਤ, ਛੇਦ-ਰਹਿਤ ਅਤੇ _ਨਾਸ਼-ਰਹਿਤ ਹੈ, ਜੋ ਖੁਦ _ਕਾਲ 
ਤੋਂ ਬਿਨਾ, (ਕਿਸੇ ਪੁਕਾਰ ਦੀ) _ਪਾਲਨਾ ਤੋਂ ਪਰੇ, _ਨਿਰ ਅਭਿਮਾਨ ਅਤੇ ਦਿਆਲੂ ਹੈ, ਜਿਸ 
ਨੇ 


ਸੁਮੇਰ ਪਰਬਤ, _ ਆਕਾਸ਼ _ਅਤੇ _ਧਰਤੀ _ ਨੂੰ ਸਥਿਤ _ਕੀਤਾ ਹੋਇਆ _ ਹੈ।੧੪੨। 


ਦੈਂਤਾਂ ਦੀ ਚੰਗੀ ਤਰ੍ਹਾਂ ਰਚਨਾ _ਕੀਤੀ ਹੈ, _(ਜਿਸ ਨੇ) ਸਾਰੀ ਧਰਤੀ ਅਤੇ ਆਕਾਸ਼ _(ਦੀ 
ਸਾਜਨਾ _ਕਰ ਕੇ ਆਪਣੇ) ਅਧੀਨ ਕੀਤਾ ਹੈ, ਜਿਸ ਨੇ ਸਾਰੇ ਮਕਾਨ _ਅਤੇ ਮਕਾਨਾਂ ਵਿਚ 
ਰਹਿਣ ਵਾਲੇ ਪੈਦਾ _ਕੀਤੇ _ਹਨ।੧੪੩। ਜਿਸ ਦਾ (ਕਿਸੇ ਨਾਲ ਵਿਸ਼ੇਸ਼) ਪ੍ਰੇਮ ਨਹੀਂ, ਨ 
ਹੀ ਰੂਪ-ਰੇਖਾ ਅਤੇ ਸ਼ਕਲ (ਮੇਲ ਖਾਂਦੀ ਹੈ), ਜਿਸ ਨੂੰ ਤਾਪ, ਸਰਾਪ ਅਤੇ ਨ ਹੀ ਦੁਖ 
ਅਤੇ ਸੁਖ ਹੈ, ਜਿਸ ਨੂੰ ਨ ਰੋਗ ਹੈ, ਨ ਸੋਗ ਅਤੇ ਨ ਹੀ ਭੂਮੀ ਦੇ ਭੋਗਾਂ (ਦੀ ਚਿੰਤਾ 
ਹੈ), ਜਿਸ ਨੂੰ . ਖੇਦ, ਭੇਦ, ਦ੍ਰੈਸ਼ ਅਤੇ ਨਸ਼ਟ ਹੋਣ ਦਾ ਡਰ ਨਹੀਂ ਹੈ।੧੪੪। 

ਜਿਸ ਦੀ ਨ ਜਾਤਿ ਹੈ, ਨ ਬਰਾਦਰੀ ਅਤੇ ਨ ਹੀ ਮਾਤਾ ਅਤੇ ਪਿਤਾ ਹੈ, ਜਿਸ 
ਨੇ ਧਰਤੀ ('ਛਿਤੋ”) ਉਤੇ ਛਤਰ _ਧਾਰਨ ਕਰਨ ਵਾਲੇ ਛਤ੍ਰੀ ਪੈਦਾ ਕੀਤੇ ਹਨ, ਜਿਸ ਨੂੰ ਪ੍ਰੇਮ 
ਤੋਂ ਰਹਿਤ, ਰੂਪ-ਰੇਖਾ ਤੋਂ ਬਿਨਾ ਅਤੇ _ਰੋਗ-ਰਹਿਤ ਕਿਹਾ ਜਾਂਦਾ ਹੈ, ਜੋ ਦ੍ਰੈਸ਼ ਦੇ _ਦਾਗ 
ਅਤੇ ਦੁਖ (ਦੇ ਕਲੰਕ) ਤੋਂ ਮੁਕਤ ਸਮਝਿਆ ਜਾਂਦਾ ਹੈ।੧੪੫। ਜਿਸ ਨੇ ਅੰਡੇ ਤੋਂ ਬੁਹਿਮੰਡ 
ਬਣਾਇਆ ਹੈ, (ਜਿਸ ਨੇ) ਚਾਰ ਦਿਸ਼ਾਵਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ, (ਜਿਸ 
ਨੇ) ਰਜੋ, _ਤਮੋ ਅਤੇ _ਤੇਜ-ਅਤੇਜ _(ਪੁਕਾਸ਼ ਅਤੇ ਅੰਧਕਾਰ) _ਦੀ ਰਚਨਾ _ਕੀਤੀ ਹੈ; (ਉਸ 


ਨੇ) ਆਪਣੇ ਆਪ _ਹੀ ਅਨੁਭਵ _ਤੋਂ _ਪੁਚੰਡ _ਪੁਕਾਸ਼ _ਕੀਤਾ _ਹੈ।੧੪੬। 

(ਜਿਸ ਨੇ) ਸਮੁੰਦਰ ਅਤੇ _ਵਿੰਧਿਆਚਲ, _ਸੁਮੇਰ ਪਰਬਤਾਂ ਨੂੰ ਬਣਾਇਆ ਹੈ, (ਜਿਸ 
ਨੇ) ਯਕਸ਼, _ਗੰਧਰਬ, ਸ਼ੇਸ਼ਨਾਗ ਅਤੇ ਸੱਪਾਂ ਦੀ _ਸਿਰਜਨਾ ਕੀਤੀ ਹੈ, (ਜਿਸ ਨੇ) ਦੇਵਤਿਆਂ 
ਦੈਂਤਾਂ ਅਤੇ ਬ੍ਰਹਮਾ, ਵਿਸ਼ਲੂ _('ਅਭੇਵ”) ਅਤੇ _ਐਰਾਵਤ _ਹਾਥੀ ਦੀ 
ਮਨੁੱਖਾਂ _ਨੂੰ _ਪਾਲਣ _ਵਾਲੇ _ਰਾਜਿਆਂ _ਅਤੇ _ਭਿਆਨਕ _ਜੀਵਾਂ (ਸੌਂਪ ਜਾਂ ਵਹਿਸ਼ੀ ਪਸ਼ੂ) _ਦੀ 
ਸਿਰਜਨਾ ਕੀਤੀ _ਹੈ।੧੪੭। (ਜਿਸ ਨੇ) ਕਈ ਕਰੋੜਾਂ _ਪਤੰਗੇ, ਸੌਂਪ, _ਅਤੇ ਮਨੁੱਖ _(ਬਣਾਏ 
ਹਨ ਅਤੇ), ਅੰਡੇ, ਪਸੀਨੇ ਤੋਂ ਪੈਦਾ _ਹੋਣ _ਵਾਲੀਆਂ ਵਸਤੂਆਂ _ਅਤੇ _ਬਨਸਪਤੀ _ਦੀ ਰਚਨਾ 
ਕੀਤੀ ਹੈ, (ਜਿਸ ਨੇ ਅਨੇਕਾਂ) ਮਾੜੇ _ਅਤੇ ਚੰਗੇ, _ਸਰਾਧ _ਅਤੇ _ਪਿਤਰ ਬਣਾਏ ਹਨ, (ਜਿਸ 
ਦਾ) ਅਖੰਡ _ਪੁਤਾਪ _ਅਤੇ _ਪੁਚੰਡ _ਚਾਲ-ਢਾਲ _ਹੈ।੧੪੮। 

(ਜਿਸ) ਪ੍ਰਭੂ ਦੀ ਨ ਜਾਤਿ ਹੈ, ਨ ਬਰਾਦਰੀ ਹੈ, (ਜੋ ਆਪਣੀ) ਜੋਤਿ ਕਾਰਨ ਸਭ 
ਨਾਲ ਯੁਕਤ ਹੈ, ਜਿਸ ਦਾ ਨ ਪਿਤਾ ਹੈ, ਨ ਮਾਤਾ, ਨ ਭਰਾ ਹੈ, ਨ ਪੁੱਤਰ; ਜਿਸ ਨੂੰ ਨ 
ਰੋਗ ਹੈ, ਨ ਸੋਗ ਅਤੇ ਨ ਹੀ ਧਰਤੀ ਦੇ ਭੋਗਾਂ (ਦੀ ਚਿੰਤਾ ਹੈ); ਜਿਸ ਨੂੰ (ਸਾਰੇ) ਕਿੰਨਰ 
ਅਤੇ _ਯਕਸ਼ _ਜਪਦੇ _ਹਨ।੧੪੯। 


ਸੀ _ਦਸਮ-ਗ੍ਰੰਥ _ਸਾਹਿਬ 


ਨਰ ਨਾਰਿ ਨਪੁੰਸਕ ਜਾਹਿ ਕੀਏ। ਗਣ ਕਿੰਨਰ ਜਛ ਭੁਜੰਗ ਦੀਏ। 
ਗਜ ਬਾਜ _ਰਥਾਦਿਕ ਪਾਤਿ _ਗਨੰ। ਭਵਿ ਭੂਤ ਭਵਿਖ ਭਵਾਨ ਤੁਅੰ। ੧0। ੧੫0। 


ਜਿਹ ਅੰਡਜ ਸੇਤਜ ਜੇਰ ਰਜੰ। ਰਚਿ _ਭੂਮਿ ਅਕਾਸ ਪਤਾਲ ਜਲੰ। 
ਰਚਿ _ਪਾਵਕ _ਪਉਨ ਪ੍ਰਚੰਡ _ਬਲੀ। _ਬਨਿ ਜਾਸੁ ਕੀਓ ਫਲ ਫੂਲ _ਕਲੀ।੧੧।੧੫੧। 
ਭੂਅ ਮੇਰੁ ਅਕਾਸ ਨਿਵਾਸ ਛਿਤੰ। ਰਚਿ ਰੋਜ ਇਕਾਦਸ ਚੰਦ ਬ੍ਰਿਤੰ। 
ਦੁਤਿ ਚੰਦ ਦਿਨੀਸਰ" ਦੀਪ ਦਈ। ਜਿਹ ਪਾਵਕ ਪਉਨ ਪ੍ਰਚੰਡ ਮਈ।੧੨।੧੫੨। 


ਜਿਹ ਖੰਡ ਅਖੰਡ ਪੁਚੰਡ ਕੀਏ। ਜਿਹ ਛਤ੍ਰਿ ਉਪਾਇ ਛਿਪਾਇ ਦੀਏ। 
ਜਿਹ ਲੋਕ _ਚਤੁਰਦਾਸ ਚਾਰੁ ਰਚੇ। ਨਰ ਗੰਧੂਬ ਦੇਵ ਅਦੇਵ _ਸਚੇ। _੧੩। ੧੫੩। 
ਅਨਧੂਤ _ਅਭੂਤ ਅਛੂਤ _ਮਤੰ। ਅਨਗਾਧਿ _ਅਬ੍ਯਾਧਿ _ਅਨਾਦਿ _ਗਤੰ। 
ਅਨਖੇਦ ਅਭੇਦ _ਅਛੇਦ” ਨਰੰ। ਜਿਹ _ਚਾਰੁ _ਚਤੁਰਦਿਸ ਚਕੂ _ਫਿਰੰ। ੧੪। ੧੫੪। 


ਜਿਹ ਰਾਗ ਨ ਰੰਗ ਨ ਰੇਖ ਰੁਗੰ। ਜਿਹ ਸੋਗ ਨ ਭੋਗ ਨ ਜੋਗ ਜੁਗੰ। 
ਭੂਅ ਭੰਜਨ _ਗੰਜਨ ਆਦਿ _ਸਿਰੰ। ਜਿਹ _ਬੰਦਤ ਦੇਵ ਅਦੇਵ ਨਰੰ। _੧੫। ੧੫੫। 
ਗਣ ਕਿੰਨਰ _ਜਛ ਭੁਜੰਗ ਰਚੇ। _ਮਣਿ ਮਾਣਿਕ ਮੋਤੀ ਲਾਲ ਸਚੇ। 
ਅਨਭੰਜ ਪ੍ਰਭਾ _ਅਨਗੰਜ ਬ੍ਰਿਤੰ। ਜਿਹ ਪਾਰ ਨ_ਪਾਵਤ ਪੂਰ _ਮਤੰ। ੧੬। ੧੫੬। 


ਅਨਖੰਡ ਸਰੂਪ _ਅਡੰਡ ਪ੍ਰਭਾ। ਜੈ _ਜੰਪਤ ਬੇਦ ਪੁਰਾਨ ਸਭਾ। 

ਜਿਹ ਬੇਦ ਕਤੇਬ ਅਨੰਤ ਕਹੈ। ਜਿਹ ਭੂਤ _ਅਕਭੂਤ ਨ ਭੇਦ _ਲਹੈ। _੧੭। ੧੫੭। 
ਜਿਹ ਬੇਦ ਪੁਰਾਨ ਕਤੇਬ ਜਪੈ। ਸੁਤ ਸਿੰਧੁ _ਅਧੋਮੁਖ ਤਾਪ ਤਧੈ। 

ਕਈ ਕਲਪਨ ਲੌ ਤਪ ਤਾਪ ਕਰੈ। ਨਹੀ ਨੈਕੁ ਕ੍ਰਿਪਾਨਿਧਿ ਪਾਨਿ ਪਰੈ। ੧੮। ੧੫੮। 


ਜਿਹ ਫੋਕਟ ਧਰਮ ਸਭੈ ਤਜ ਹੈ। ਇਕ ਚਿਤ ਕ੍ਰਿਪਾਨਿਧਿ ਕੋ ਭਜ ਹੈ। 
ਤੇਊ ਯਾ ਭਵ ਸਾਗਰ ਕੋ _ਤਰ ਹੈ। ਭਵਿ ਭੂਲਿ ਨ ਦੇਹ ਪੁਨਰ ਧਰ ਹੈ। ੧੯। ੧੫੯। 
ਇਕ ਨਾਮ ਬਿਨਾ ਨਹੀ ਕੋਟਿ ਬ੍ਰਿਤੀ। ਇਮ ਬੇਦ ਉਚਾਰਤ _ਸਾਰਸੁਤੀ। 
ਜੋਊ ਵਾ ਰਸ ਕੇ ਚਸਕੇ ਰਸ ਹੈ। ਤੇਊ ਭੂਲਿ ਨ ਕਾਲ ਫੰਧਾ ਫਸ ਹੈ। ੨0। ੧੬0। 


“ਦਿਨੀਸਹ” ੨. _'ਮਛੇਦ' 


ਅਕਾਲ _ ਉਸਤਤਿ ੩੫ 


(ਜਿਸ ਨੇ) ਇਸਤਰੀਆਂ, ਪੁਰਸ਼ _ਅਤੇ _ਹੀਜੜੇ ਪੈਦਾ ਕੀਤੇ ਹਨ, _ਸਾਰੇ _ਕਿੰਨਰਾਂ, 
ਯਕਸ਼ਾਂ ਅਤੇ ਸੱਪਾਂ ਨੂੰ ਜਨਮ ਦਿੱਤਾ ਹੈ, (ਜਿਸ ਨੇ) ਹਾਥੀ, ਘੋੜੇ, ਰਥ ਆਦਿ ਅਤੇ ਪੈਦਲਾਂ ਦੇ 
ਸਮੂਹ _(ਪੈਦਾ _ਕੀਤੇ _ਹਨ)। ਤੂੰ ਹੀ ਭੂਤ, ਭਵਿਖ ਅਤੇ ਵਰਤਮਾਨ _ਵਿਚ _ਮੌਜੂਦ _ਹੈਂ।੧੫0। 


ਜਿਸ ਨੇ _ਅੰਡਜ, _ਸੇਤਜ ਅਤੇ _ਜੇਰਜ (ਵਾਲੀਆਂ ਚਾਰ ਖਾਣੀਆਂ _ਦੀ) ਰਚਨਾ ਕੀਤੀ 
ਹੈ, (ਜਿਸ ਨੇ) ਭੂਮੀ, ਆਕਾਸ਼, _ਪਾਤਾਲ _ਅਤੇ _ਜਲ _ਦੀ ਸਿਰਜਨਾ _ਕੀਤੀ ਹੈ ਅਤੇ ਵੱਡੇ 

ਵਾਲੀ _ਅੱਗ ਅਤੇ ਪ੍ਰਚੰਡ _ਪੌਣ ਨੂੰ ਪੈਂਦਾ _ਕੀਤਾ ਹੈ, _ਜਿਸ _ਨੇ _ਜੰਗਲ, _ਫਲ, _ਫੁਲ 

ਨੂੰ ਬਣਾਇਆ _ਹੈ।੧੫੧। (ਜਿਸ ਨੇ) ਭੂਮੀ, ਸੁਮੇਰ ਪਰਬਤ _ਅਤੇ ਆਕਾਸ਼ 
(ਦੀ ਸਿਰਜਨਾ _ਕਰ _ਕੇ) ਧਰਤੀ ਨੂੰ _ਨਿਵਾਸ _ਦਾ _ਸਾਧਨ ਬਣਾਇਆ, _(ਫਿਰ) ਰੋਜ਼ੇ, 
ਇਕਾਦਸ਼ੀ (ਆਦਿ _ਵਰਤਾਂ) _ਦੀ _ਚੰਦੂਮਾ _(ਦੀ _ਤਿਥੀਆਂ ਅਨੁਸਾਰ) _ਰਚਨਾ _ਕੀਤੀ, _ਚੰਦੂਮਾ 
ਅਤੇ ਸੂਰਜ ਰੂਪੀ ਦੀਵਿਆਂ ਦਾ ਪ੍ਰਕਾਸ਼ ਦਿੱਤਾ ਅਤੇ ਜਿਸ ਨੇ _ਅਗਨੀ ਅਤੇ _ਪੌਣ ਵਰਗੀਆਂ 
ਪ੍ਰਚੰਡ _ (ਸ਼ਕਤੀਆਂ _ਦਾ _ ਨਿਰਮਾਣ _ ਕੀਤਾ)।੧੫੨। 

ਜਿਸ ਨੇ ਅਖੰਡ _ਅਤੇ _ਪੁਚੰਡ ਖੰਡਾਂ _ਦੀ _ਰਚਨਾ _ਕੀਤੀ _ਅਤੇ _ਨਛੱਤ੍ਰਾਂ ਦੀ _ਰਚਨਾ 
ਕਰ ਕੇ (ਫਿਰ ਸੂਰਜ ਦੇ ਤੇਜ ਸਾਹਮਣੇ) ਲੁਕਾ ਦਿੱਤੇ; ਜਿਸ ਨੇ ਸੁੰਦਰ ਚੌਦਾਂ ਲੋਕਾਂ ਦੀ 
ਰਚਨਾ _ਕੀਤੀ _ਅਤੇ _ਗਣ, _ਗੰਧਰਬ, _ ਦੇਵਤੇ, _ਦੈੱਤ _ਸਿਰਜੇ।੧੫੩। _ (ਉਹ) ਸ਼ੁੱਧ _ਸਰੂਪ, 
ਭੌਤਿਕ ਤੱਤ੍ਹਾਂ ਤੋਂ ਪਰੇ _ਅਤੇ _ਅਣਛੋਹੀ ਸੂਝ-ਬੂਝ _ਵਾਲਾ ਹੈ; _ਅਗਾਧ, ਦੁੱਖਾਂ _ਤੋਂ _ਰਹਿਤ 
ਅਤੇ _ਅਨਾਦਿ _ਕਾਲ ਤੋਂ _ਗਤੀਮਾਨ ਹੈ; ਕਸ਼ਟ ਤੋਂ ਬਿਨਾ, ਅਭੇਦ, _ਅਛੇਦ ਪੁਰਸ਼ ਹੈ; ਜਿਸ 
ਦਾ ਚੌਦਾਂ ਲੋਕਾਂ _ਵਿਚ _ ਸੁੰਦਰ _ਚੌਕਰ _ ਫਿਰਦਾ _ਹੈ।੧੫੪। 


ਰਹ, (ਰਲ. ਅਗ ਭਲਕ ਤਤ ਨੀਲ ਰਨ 490 ਨਲ “ਵਲੀ ਮਗ ਸਤ 
ਅਮੁਕ _ਬ੍ਰਿੰਤਾਂਤ _ਵਾਲਾ ਹੈ; ਜਿਸ _ਦਾ ਅੰਤ _ਪੂਰਨ ਬੁੱਧੀਮਾਨ ਵੀ ਨਹੀਂ ਪਾ __ਸਕਦੇ।੧੫੬। 


ਦਾ ਸਬੂਲ ਅਤੇ ਸੂਖਮ _ਕੋਈ ਵੀ ਭੇਦ ਨਹੀਂ ਪਾ _ਸਕਦਾ। ੧੫੭। ਜਿਸ ਨੂੰ `ਵੇਦ, ਪੁਰਾਨ 


ਕਤੇਬ _ਜਪਦੇ _ਹਨ, ਸਮੁੰਦਰ ਦਾ ਪੁੱਤਰ (ਚੰਦ੍ਰਮਾ _ਜਿਸ _ਦਾ) ਮੂਧੇ ਮੂੰਹ ਤਪ _ਕਰ 


ੜ੍‌ 


ਅਤੇ 
ਰਿਹਾ ਹੈ; ਕਈ (ਸਾਧਕ) _ਕਲਪਾਂ ਜਿੰਨੇ ਲੰਬੇ ਸਮੇਂ ਤੋਂ _ਤਪਸਿਆ ਵਿਚ ਮਗਨ ਹਨ, (ਪਰ 
ਉਨ੍ਹਾਂ 


ਜਿਹੜੇ ਲੋਕ ਸਾਰੇ ਵਿਅਰਥ _ਧਰਮ _ਕਾਰਜ _ਛਡ _ਦਿੰਦੇ ਹਨ ਅਤੇ _ਇਕਾਗਰ _ਮਨ 

ਨਾਲ ਪਰਮਾਤਮਾ ਨੂੰ _ਜਪਦੇ ਹਨ, _ਉਹੀ (ਲੋਕ) _ਭਵ-ਸਾਗਰ ਨੂੰ _ਤਰਦੇ ਹਨ, 
ਕੇ ਵੀ ਜਗਤ ਵਿਚ ਸ਼ਰੀਰ _ਧਾਰਨ ਨਹੀਂ ਕਰਦੇ (ਭਾਵ ਮੁਕਤ ਹੋ ਜਾਂਦੇ 

ਇਕ ਨਾਮ _(ਦੇ ਸਿਮਰਨ) ਤੋਂ ਬਿਨਾ ਕਰੋੜਾਂ _ਵਰਤਾਂ (ਨਾਲ ਮੁਕਤੀ) ਨਹੀਂ ਹੁੰਦੀ 
ਰਸ 


ਭਰ 


ਲਗ ਗਿਆ ਹੈ, ਉਹ ਭੁਲ ਕੇ ਵੀ ਕਾਲ ਦੇ ਫੰਧੇ ਵਿਚ ਨਹੀਂ ਫਸਦਾ।੧੬0। 


੩ ੬ 


ਸੀ _ਦਸਮ-ਗ੍ਰੰਥ _ਸਾਹਿਬ 


ਤੂਪੁਨਾ/ਦ/ _ ਨਰਾਜ਼ _ਛੱਟ 
ਅਗੰਜ ਆਦਿ ਦੇਵ ਹੈ _ਅਭੰਜ _ਭੰਜ _ਜਾਨੀਐ। 
ਅਭੂਤ _ਭੂਤ _ਹੈ ਸਦਾ _ਅਗੰਜ _ਗੰਜ _ਮਾਨੀਐ। 
ਅਦੇਵ ਦੇਵ ਹੈ ਸਦਾ ਅਭੇਵ _ਭੇਵ ਨਾਥ ਹੈ। 
ਸਮਸਤ ਸਿਧਿ ਬ੍ਰਿਧਿਦਾ ਸਦੀਵ ਸਰਬ _ਸਾਥ _ਹੈ। _੧। _੧੬੧। 


ਅਨਾਥ _ਨਾਥ _ਨਾਥ ਹੈ _ਅਭੰਜ _ਭੰਜ ਹੈ ਸਦਾ। 
ਅਗੰਜ _ਗੰਜ ਗੰਜ _ਹੈ ਸਦੀਵ ਸਿਧਿ _ਬ੍ਰਿਧਿਦਾ। 
ਅਨੂਪ ਰੂਪ _ਸਰੂਪ ਹੈ _ਅਛਿਜ ਤੇਜ _ਮਾਨੀਐ। 
ਸਦੀਵ _ਸਿਧਿ ਸੁਧਿ ਦਾ ਪੁਤਾਪ _ਪਤ੍ਰ _ਜਾਨੀਐ। _੨। _੧੬੨। 


ਨ ਰਾਗ ਰੰਗ ਰੂਪ ਹੈ ਨ ਰੋਗ ਰਾਗ ਰੇਖ ਹੈ। 

ਅਦੋਖ _ਅਦਾਗ _ਅਦਗ ਹੈ _ਅਭੂਤ _ਅਭ੍ਰਮ _ਅਭੇਖ _ਹੈ। 

ਨ ਤਾਤ ਮਾਤ ਜਾਤਿ ਹੈ ਨ ਪਾਤਿ ਚਿਹਨ ਬਰਨ ਹੈ। 
ਅਦੇਖ _ਅਸੇਖ ਅਭੇਖ ਹੈ ਸਦੀਵ ਬਿਸੁ ਭਰਨ ਹੈ। _੩। ੧੬੩। 


ਬਿਸੂੰਭਰ ਬਿਸੁਨਾਥ ਹੈ ਬਿਸੇਖ _ਬਿਸੂ ਭਰਨ ਹੈ। 
ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਮ ਹੈ। 
ਅਦ੍ੈਖ ਹੈ _ਅਭੇਖ ਹੈ _ਅਲੇਖ _ਨਾਥ _ਜਾਨੀਐ। 
ਸਦੀਵ ਸਰਬ _ਠਉਰ ਮੈ _ਬਿਸੇਖ ਆਨ _ਮਾਨੀਐ। _੪।੧੬੪। 


ਨ ਜੰਤੂ ਮੈ ਨ ਤੰਤੁ ਮੈ ਨ ਮੌਤ ਬਸਿ ਆਵਈ। 

ਪੁਰਾਨ _ਔ ਕੁਰਾਨ ਨੇਤਿ ਨੇਤਿ ਕੈ _ਬਤਾਵਈ। 

ਨ ਕਰਮ ਮੈ ਨ ਧਰਮ ਮੈ ਨ ਭਰਮ ਮੈ ਬਤਾਈਐ। 
ਅਗੰਜ ਆਦਿ ਦੇਵ ਹੈ ਕਹੋ ਸੁ ਕੈਸਿ ਪਾਈਐ। _੫। ੧੬੫। 


ਕੇ ਬਿਖੈ _ਸਮਸਤ ਏਕ ਜੋਤਿ ਹੈ। 
ਨ ਬਾਢ ਹੈ ਨ ਘਾਟ ਬਾਢ _ਹੋਤ ਹੈ। 
ਨ ਬਾਨ ਹੈ ਸਮਾਨ ਰੂਪ _ਜਾਨੀਐ। 


ਹੈ 
ਹੈ 
ਮਕੀਨ _ਅਉ _ ਮਕਾਨਿ _ ਅਪੁਮਾਨ ਤੇਜ _ਮਾਨੀਐ। _ ੬।੧੬੬।" 


ਨ ਦੇਹ ਹੈ ਨ ਗੇਹ ਹੈ ਨ ਜਾਤਿ ਹੈ ਨ ਪਾਤਿ ਹੈ। 

ਨ ਮੌਤ੍ਰਿ ਹੈ ਨ ਮਿਤਰ ਹੈ ਨ ਤਾਤ ਹੈ ਨ ਮਾਤ ਹੈ। 

ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ। 

ਨ ਦੋਖ ਹੈ ਨ ਦਾਗ ਹੈ ਨ ਦ੍ਰੈਖ ਹੈ ਨ ਦੇਹ ਹੈ। ੭। ੧੬੭। 
ਬਾਦ _ਕੁਝ _ਬੀੜਾਂ ਵਿਚ “ਨਰਾਜ ਛੰਦ” ਦੋਬਾਰਾ ਲਿਖਿਆ ਹੈ 


ਅਕਾਲ _ ਉਸਤਤਿ ੩ ੬ 


ਤੋਨੀੰ /ਕੈਆਾ _ਨਾਲ/ ਨਰਾਲ ਛੱ 

(ਉਸ _ਪਰਮਾਤਮਾ ਨੂੰ) ਮੁੱਢ ਤੋਂ ਹੀ ਅਟੁੱਟ ਅਤੇ _ਨ ਨਸ਼ਟ ਕੀਤੇ ਜਾ __ਸਕਣ 
ਵਾਲਿਆਂ ਨੂੰ ਵੀ ਨਸ਼ਟ _ਕਰਨ _ਵਾਲਾ _ਜਾਣਿਆ ਜਾਂਦਾ ਹੈ; (ਉਹ) _ਸਦਾ _ਸੂਖਮ, _ਸਥੂਲ 
ਹੈ ਅਤੇ ਨ ਟੁੱਟ ਸਕਣ ਵਾਲਿਆਂ ਨੂੰ ਤੋੜਨ ਵਾਲਾ ਸਮਝਿਆ ਜਾਂਦਾ ਹੈ; (ਉਹ) ਸਦਾ 
ਦੇਵ ਅਤੇ _ਅਦੇਵ (ਦੈਂਤ) ਹੈ ਅਤੇ _ਭੇਦ-ਯੂਕਤ ਅਤੇ _ਭੇਦ-ਰਹਿਤ (ਗਿਆਨ ਦਾ) ਸੁਆਮੀ 
ਹੈ; _ਸਾਰੀਆਂ ਸਿੱਧੀਆਂ ਨੂੰ ਵਿਕਸਿਤ _ਕਰਨ _ਵਾਲਾ ਅਤੇ _ਸਦਾ _ਸਭ _ਦਾ ਸਾਥੀ _ਹੈ।੧੬੧। 

(ਉਹ) ਪਰਮਾਤਮਾ _ਸਦਾ _ਅਨਾਥਾਂ ਦਾ ਨਾਥ _(ਸੁਆਮੀ) ਹੈ; ਨ ਭੰਨੇ ਜਾ ਸਕਣ 
ਵਾਲਿਆਂ ਨੂੰ ਭੰਨਣ ਵਾਲਾ ਹੈ; (ਉਹ) _ਖ਼ਜ਼ਾਨਿਆਂ ਤੋਂ _ਵਾਂਝਿਆਂ ਨੂੰ ਸਦਾ ਖ਼ਜ਼ਾਨੇ ਬਖਸ਼ਣ 
ਵਾਲਾ ਹੈ ਅਤੇ ਸਿੱਧੀਆਂ ਵਿਚ _ਵਾਧਾ _ਕਰਨ _ਵਾਲਾ ਹੈ; (ਉਸ ਦਾ) ਸਰੂਪ ਉਪਮਾ ਤੋਂ 
ਰਹਿਤ ਰੂਪ ਵਾਲਾ ਹੈ ਅਤੇ (ਉਸ ਨੂੰ) ਅਮੁਕ ਤੇਜ _ਵਾਲਾ ਸਮਝਿਆ ਜਾਂਦਾ ਹੈ; (ਉਸ 
ਨੂੰ) _ਸਦਾ ਸ਼ੁੱਧ _ਬੁੱਧੀ _ਦੇਣ _ਵਾਲਾ _ਅਤੇ ਪ੍ਰਤਾਪ _ਦਾ _ਪ੍ਰਮਾਣ-ਪੌਤਰ ਮੰਨਿਆ _ ਜਾਂਦਾ 
ਹੰ।੧੬੨। 

(ਉਸ ਨੂੰ) ਨ ਮੋਹ ('ਰਾਗ”) ਹੈ ਅਤੇ ਨ ਹੀ (ਉਸ ਦਾ ਕੋਈ) ਰੂਪ-ਰੰਗ ਹੈ ਅਤੇ 
ਨ ਹੀ ਰੋਗ ਅਤੇ ਮਮਤਾ ਦੀ ਕੋਈ ਲਕੀਰ _ਹੈ। (ਉਹ) _ਦੋਸ਼-ਰਹਿਤ, _ਬੇ-ਦਾਗ, _ਸਾੜ- 
ਰਹਿਤ, ਭੌਤਿਕ ਤੱੱਤ੍ਰਾਂ ਤੋਂ ਮੁਕਤ ਅਤੇ ਭਰਮਾਂ ਤੇ ਭੇਖਾਂ ਤੋਂ ਪਰੇ ਹੈ। (ਉਸ ਦਾ) ਨ ਪਿਤਾ 
ਹੈ, ਨ ਮਾਤਾ, ਨ ਜਾਤਿ ਹੈ ਅਤੇ ਨ ਬਰਾਦਰੀ, ਨ ਹੀ ਕੋਈ ਚਿੰਨ੍ਹ ਜਾਂ ਵਰਨ ਹੈ। (ਉਹ) 
ਅਦ੍ਰਿਸ਼ਟ, ਅਨੰਤ _(ਅਸ਼ੇਸ਼), _ਭੇਖ-ਰਹਿਤ _ ਅਤੇ _ਸਦਾ _ਸੰਸਾਰ _ਦੀ _ਪਾਲਨਾ ਕਰਨ _ਵਾਲਾ 
ਹੰ।੧੬੩। 

(ਉਹ) ਜਗਤ ਨੂੰ ਭਰਨ ਵਾਲਾ ਅਤੇ ਉਸ ਦਾ ਸੁਆਮੀ ਹੈ ਅਤੇ ਵਿਸ਼ੇਸ਼ ਰੂਪ ਵਿਚ 


ਸੰਸਾਰ _ਦੀ _ਪਾਲਨਾ _ਕਰਨ _ਵਾਲਾ _ਹੈ। _(ਉਹ) ਧਰਤੀ ਅਤੇ ਆਕਾਸ਼ ਵਿਚਾਲੇ ਸਦਾ ਹੋਣ 
ਵਾਲੇ ਕਰਮਾਂ ਦਾ ਸੰਯੋਜਕ ਹੈ। ਉਸ ਨੂੰ ਦ੍ਰੈਸ਼-ਰਹਿਤ, ਭੇਖ-ਰਹਿਤ, ਲੇਖੇ ਤੋਂ ਬਿਨਾ ਸੁਆਮੀ 
ਸਮਝਣਾ ਚਾਹੀਦਾ ਹੈ। _(ਉਸ ਨੂੰ) ਸਾਰੀਆਂ ਥਾਂਵਾਂ ਵਿਚ ਵਿਸ਼ੇਸ਼ ਰੂਪ _ਵਿਚ ਸਦਾ ਮੌਜੂਦ 
ਮੰਨਣਾ ਚਾਹੀਦਾ _ਹੈ।੧੬੪। 

(ਉਹ) ਨ ਯੰਤੁ ਦੇ ਵਸ ਵਿਚ ਆਉਂਦਾ ਹੈ, ਨ ਤੰਤੁ ਅਤੇ ਮੰਤੁ ਦੇ ਕਾਬੂ ` ਹੁੰਦਾ 
ਹੈ। (ਉਸ ਨੂੰ) ਪੁਰਾਣ ਅਤੇ ਕੁਰਾਨ ਬੇਅੰਤ ਬੇਅੰਤ ਕਹਿੰਦੇ ਹਨ। (ਉਹ) ਨ ਕਰਮ ਵਿਚ, 
ਨ ਧਰਮ ਵਿਚ ਅਤੇ ਨ ਭਰਮ ਵਿਚ (ਲੁਪਤ) ਦਸਿਆ ਜਾਂਦਾ ਹੈ। ਨਾਸ ਤੋਂ ਰਹਿਤ ਉਹ 
ਆਦਿ ਦੇਵ ਨੂੰ ਦਸੋ ਕਿਸ ਤਰ੍ਹਾਂ ਪਾਇਆ ਜਾ _ਸਕਦਾ _ਹੈ।੧੬੫। 


ਧਰਤੀ ਅਤੇ ਆਕਾਸ਼ ਵਿਚ _ਸਭ ਥਾਂ (ਜਿਸ ਦੀ) ਇਕ ਜੋਤਿ (ਪਸਰੀ ਹੋਈ) ਹੈ; 
ਜੋ ਨ ਘਟਦੀ ਹੈ, ਨ ਵੱਧਦੀ ਹੈ ਅਤੇ ਨ ਘਟਦੀ-ਵਧਦੀ ਦੋਵੇਂ ਹੈ; (ਉਹ ਜੋਤਿ) ਨ ਘਾਟੇ 
ਵਾਲੀ ਹੈ, ਨ _ਬਨਾਵਟ _ਵਾਲੀ ਹੈ, _(ਉਸ ਨੂੰ) ਸਮਾਨ ਰੂਪ _ਵਾਲਾ _ਸਮਝਣਾ ਚਾਹੀਦਾ ਹੈ; 
ਉਸ ਨੂੰ ਮਕਾਨਾਂ ਅਤੇ ਮਕਾਨਾਂ _ਵਿਚ _ਵਸਣ ਵਾਲਿਆਂ _ਵਿਚ _ਬੇ-ਮਿਸਾਲ ਪ੍ਰਕਾਸ਼ _ਮੌਨਣਾ 
ਚਾਹੀਦਾ _ਹੈ।੧੬੬। 


(ਉਸ ਦਾ) ਨ ਸ਼ਰੀਰ ਹੈ, ਨ ਘਰ ਹੈ, ਨ ਜਾਤਿ ਹੈ ਅਤੇ ਨ ਹੀ ਬਰਾਦਰੀ; (ਉਸ 
ਦਾ) ਨ (ਕੋਈ) ਸਲਾਹਕਾਰ ਹੈ, ਨ ਮਿਤਰ ਹੈ, ਨ ਪਿਤਾ ਹੈ ਅਤੇ ਨ ਹੀ ਮਾਤਾ ਹੈ; (ਉਸ 
ਦਾ) ਨ (ਕੋਈ) ਅੰਗ-ਸਾਕ ਹੈ, ਨ ਰੰਗ ਹੈ, ਨ ਕਿਸੇ ਸੰਗੀ-ਸਾਥੀ ਦਾ ਸਨੇਹ ਹੈ; (ਉਸ 
ਨੂੰ) ਨ ਦੋਸ਼ ਹੈ, ਨ ਕਲੰਕ ਹੈ, ਨ ਦ੍ਰੈਸ਼ ਹੈ, ਨ ਦੇਹ ਹੈ।੧੬੭। 


੩ ੭ 


ਸੀ _ਦਸਮ-ਗ੍ਰੰਥ _ਸਾਹਿਬ 


ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ। 
ਮਾਨ ਹੈ ਨ ਮੌਤ ਹੈ ਨ ਸਾਕ ਹੈ ਨ ਸੰਕ ਹੈ। 
ਜਛ ਹੈ ਨ ਗੰਧੂਬ ਹੈ ਨ ਨਰੁ ਹੈ ਨ ਨਾਰਿ ਹੈ। 
ਚੋਰ ਹੈ ਨ ਸਾਹ ਹੈ ਨ ਸਾਹ ਕੋ ਕੁਮਾਰ ਹੈ। ੮। ੧੬੮। 


ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਉ ਹੈ। 
ਛਲ ਹੈ ਨ ਛਿਦੂ ਹੈ ਨ ਛਲ ਕੋ ਮਿਲਾਉ ਹੈ। 
ਤੰਤਰ ਹੈ ਨ ਮੌਤ ਹੈ ਨ ਜੰਤਰ ਕੋ ਸਰੂਪ ਹੈ। 
ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ। ੯। ੧੬੯। 


ਨ ਜੰਤਰ ਹੈ ਨ ਮੌਤ ਹੈ ਨ ਤੰਤੂ ਕੋ _ਬਨਾਉ ਹੈ। 

ਨ ਛਲ ਹੈ ਨ ਛਿਦੂ ਹੈ ਨ ਛਾਇਆ ਕੋ ਮਿਲਾਉ” ਹੈ। 

ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ। 

ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਖ ਹੈ। ੧0। ੧੭0। 


2੧ 


ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ। 
ਅਛੇਦ ਹੈ ਅਭੇਦ ਹੈ ਨ ਰੰਕ ਹੈ ਨ ਭੂਪ ਹੈ। 

ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ। 

ਅਗੰਜ ਹੈ _ਅਭੰਜ ਹੈ ਕਰੀਮ ਹੈ ਕੁਰਾਨ ਹੈ। _੧੧। ੧੭੧। 


ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ। 
ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ। 
ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ। 
ਪ੍ਰਿਯਾ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਮਾਥ ਹੈ। ੧੨। ੧੭੨। 


ਨ ਸੀਤ ਹੈ ਨ ਸੋਕਾ ਹੈ ਨ ਘ੍ਰਾਮ ਹੈ ਨ ਘਾਮ ਹੈ। 

ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ। 

ਨ ਦੇਵ ਹੈ ਨ ਦੈਤ ਹੈ ਨ ਨਰ ਕੋ ਸਰੂਪ ਹੈ। 

ਨ ਛਲ ਹੈ ਨ ਛਿਦੂ ਹੈ ਨ ਛਿਦੂ ਕੀ ਬਿਭੂਤ ਹੈ। ੧੩। ੧੭੩। 


ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ। 

ਨ ਦ੍ਰੈਖ ਹੈ ਨ ਭੇਖ ਹੈ ਨ ਦੁਈ ਹੈ ਨ ਦ੍ਰੋਹ ਹੈ। 

ਨ ਕਾਲ ਹੈ ਨ ਬਾਲ ਹੈ ਸਦੀਵ ਦਿਆਲ ਰੂਪ ਹੈ। 
ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ। _੧੪। _੧੭੪। 
ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ। 

ਅਭੂਤ ਭੇਖ ਹੈ ਬਲੀ ਅਰੂਪ ਰਾਗ ਰੰਗ ਹੈ। 

ਨ ਦ੍ਰੈਖ ਹੈ ਨ ਭੇਖ ਹੈ ਨ ਕਾਮ ਕ੍ਰੋਧ ਕਰਮ ਹੈ। 


ਨ ਜਾਤਿ ਹੈ ਨ ਪਾਤਿ ਹੈ ਨ ਚਿਤੁ ਚਿਹਨ ਬਰਨ ਹੈ। ੧੫। ੧੭੫। 


੧. 


[ 
ਜਤ 


੨. 


'ਪ੍ਰਭਾਉ” ੩. “ਉਸਨ” 


ਅਕਾਲ _ ਉਸਤਤਿ ੩੭ 


ਗਲ 


(ਉਹ) ਨ ਸ਼ੇਰ ਹੈ, ਨ ਗਿਦੜ ਹੈ, ਨ ਰਾਜਾ ਹੈ, ਨ ਭਿਖਾਰੀ ਹੈ; (ਉਸ ਨੂੰ 
ਮਾਣ ਹੈ, ਨ ਮੋਤ, ਨ ਸਾਕ ਹੈ ਅਤੇ ਨਹੀ ਸ਼ੰਕਾ ਹੈ; ਨ ਯਕਸ਼ ਹੈ, ਨ ਗੰਧਰਬ ਹੈ, 
ਨਰ ਹੈ ਅਤੇ ਨ ਹੀ ਨਾਰੀ ਹੈ; ਨ ਚੋਰ ਹੈ, ਨ ਸ਼ਾਹ ਹੈ ਅਤੇ ਨ ਹੀ ਸ਼ਾਹੂਕਾਰ ਦਾ ਪੁੱਤਰ 
ਹੰ।੧੬੮। 

(ਉਸ ਨੂੰ) ਨ ਮੋਹ ਹੈ, ਨ (ਉਸ ਦਾ) ਘਰ ਹੈ, ਨ ਸ਼ਰੀਰ ਹੈ ਅਤੇ ਨ ਹੀ ਬਨਾਵਟ 
ਹੈ; (ਉਸ ਵਿਚ) ਨ (ਕੋਈ) ਛਲ ਹੈ, ਨ ਛਿਦੂ (ਸੂਰਾਖ) ਹੈ, ਨ ਹੀ ਛਲ ਨਾਲ ਉਸ ਦਾ 
ਕੋਈ ਮੇਲ ਹੈ; (ਉਹ) ਨ ਤੰਤ੍ਰ ਹੈ, ਨ ਮੌਤ ਹੈ ਅਤੇ ਨ ਯੰਤਰ ਦਾ ਸਰੂਪ ਹੈ; (ਉਸ ਨੂੰ) 
ਨ ਮੋਹ ਹੈ, ਨ ਰੰਗ ਹੈ, (ਉਸ ਦਾ) ਨ ਆਕਾਰ ਹੈ ਅਤੇ ਨ ਹੀ (ਕੋਈ) ਸਰੂਪ ਹੈ।੧੬੯। 

(ਉਹ) ਨ ਯੰਤਰ (ਦੇ ਵਸ) ਹੈ, ਨ ਮੰਤੁ ਅਤੇ ਨ ਤੰਤਰ ਦੁਆਰਾ ਬਣਿਆ ਹੈ, (ਉਹ) 
ਨ ਛਲ ਹੈ, ਨ ਛਿਦੂ (ਸੂਰਾਖ) ਹੈ ਅਤੇ ਨ ਮਾਇਆ (ਛਾਇਆ) ਨਾਲ (ਉਸ ਦਾ) ਮੇਲ 
ਹੈ; (ਉਹ) ਨ ਮੋਹ ਹੈ, ਨ ਰੰਗ ਹੈ, ਨ ਰੂਪ ਵਾਲਾ ਹੈ ਅਤੇ ਨ ਹੀ ਆਕਾਰ ਵਾਲਾ ਹੈ; 
(ਉਹ) ਨ ਕਰਮ ਹੈ, ਨ ਧਰਮ ਹੈ, (ਉਹ) ਅਜਨਮਾ ਅਤੇ _ਭੇਖ ਤੋਂ ਰਹਿਤ ਹੈ।੧੭0। 

(ਉਸ ਦਾ) ਨ ਪਿਤਾ ਹੈ, ਨ ਮਾਤਾ, (ਉਹ) ਖਿਆਲ ਤੋਂ ਉਚਾ ਅਖੰਡ ਰੂਪ _ਵਾਲਾ 
ਹੈ। (ਉਹ) ਅਛੇਦ ਅਤੇ ਅਭੇਦ ਹੈ, (ਉਹ) ਨ ਭਿਖਾਰੀ ਹੈ ਅਤੇ ਨ ਹੀ ਰਾਜਾ। (ਉਹ 
ਸਭ ਤੋਂ) ਪਰੇ ਹੈ, ਪਵਿਤਰ ਹੈ, ਸਵੱਛ ਹੈ ਅਤੇ ਪੁਰਾਤਨ ਹੈ। (ਉਹ) ਨ ਨਾਸ਼ ਹੁੰਦਾ ਹੈ, 
ਨ_ ਟੁੱਟਦਾ _ਹੈ, _ਉਹ _ਕ੍ਰਿਪਾਲੂ ਹੈ, _ਪਵਿਤਰ _ਧਰਮ-ਗ੍ਰੰਥ (ਕੁਰਾਨ) _ਹੈ।੧੭੧। 

(ਉਹ) _ਕਾਲ-ਰਹਿਤ, _ਪਾਲਣਾ-ਰਹਿਤ ਹੈ, _(ਉਹ) ਚਿੰਤਨ (ਦਾ _ਨਿਸ਼ਾਣਾ) ਹੈ ਅਤੇ 
ਅਖੰਡ _ਸਰੂਪ _ਵਾਲਾ ਹੈ। (ਉਸ ਨੂੰ) ਨ ਰੋਗ ਹੈ, ਨ ਸੋਗ ਹੈ, ਨ ਰਹੱਸਪੂਰਨ ਹੈ ਅਤੇ 
ਨ ਹੀ ਨਸ਼ਰ ਕੀਤੇ ਜਾਣ ਵਾਲਾ ਹੈ। ਉਸ ਦਾ ਨ (ਕੋਈ) ਅੰਗ (ਸ਼ਰੀਰ) ਹੈ, ਨ ਰੰਗ 
ਹੈ, ਨ (ਕੋਈ) ਸੰਗ-ਸਾਥ _ਹੈ। (ਉਹ) ਪਿਆਰਾ ਹੈ, ਪਵਿਤਰ ਹੈ, ਸਵੱਛ ਹੈ ਅਤੇ (ਸਭ 
ਨੂੰ) _ਅਧੀਨ _ ਰਖਣ _ ਵਾਲਾ _ਹੈ।੧੭੨। 

(ਉਹ) ਨ ਸਰਦੀ ਹੈ, ਨ ਗਰਮੀ ਹੈ, ਨ ਛਾਂ ਹੈ ਅਤੇ ਨ ਧੁਪ ਹੈ; (ਉਹ) 


ਹੈ, ਨ ਮੋਹ ਹੈ, ਨ ਕ੍ਰੋਧ ਹੈ ਅਤੇ ਨ ਹੀ ਕਾਮਨਾ ਹੈ। (ਉਹ) ਨ ਦੇਵਤਾ ਹੈ, ਨ 
ਅਤੇ ਨ ਪੁਰਖ _ਸਰੂਪ ਵਾਲਾ ਹੈ। (ਉਸ ਵਿਚ) ਨ ਕੋਈ ਛਲ ਹੈ, ਨ ਛਿਦ੍ਹ ਹੈ 


ਹੀ _ਨੁਕਸਾਂ _ਵਾਲੀ _ਵਿਭੂਤੀ _ (ਸੰਪੱਤੀ) _ਹੈ।੧੭੩। 

(ਉਸ ਨੂੰ) ਨ ਕਾਮ ਹੈ, ਨ ਕ੍ਰੋਧ ਹੈ, ਨ ਲੋਭ ਹੈ, ਨ ਮੋਹ ਹੈ, ਨ ਦ੍ਰੈਸ਼ ਹੈ, ਨ ਭੇਖ 
ਹੈ, ਨ ਦੂਈ ਦਾ ਭਾਵ ਹੈ ਅਤੇ ਨ ਧੋਖਾ ਹੈ। (ਉਹ) ਨ ਕਾਲ ਹੈ, ਨ ਬਾਲਕ ਹੈ, ਸਦਾ 
ਦਿਆਲੂ ਰੂਪ ਵਾਲਾ ਹੈ। _(ਉਹ) _ਅਗੰਜ ਹੈ, _ਅਭੰਜ ਹੈ, _ਭਰਮ ਅਤੇ ਪੰਜ ਭੂਤਾਂ ਤੋਂ ਉਚਾ 
ਹੈ।੧੭੪। 

(ਉਹ) ਸਦਾ _ਅਛੇਦ ਨੁੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਹੋਣ ਵਾਲਿਆਂ ਦਾ 


ਨ 
ਨ 


ਨ ਲੋਭ 
ਦੈਂਤ ਹੈ 
ਅਤੇ ਨ 


<< 


ਨ 

ਵੀ ਨਾਸ਼ਕ ਹੈ। ਤੱਤ੍ਹਾਂ `ਤੋਂ ਬਿਨਾ ਵੀ _ਉਹ _ਬਲਵਾਨ ਸਰੂਪ _ਵਾਲਾ ਹੈ 

ਰੰਗ ਅਤੇ ਰੂਪ-ਰਹਿਤ ਹੈ। (ਉਸ ਵਿਚ) ਨ ਦ੍ਰੈਸ਼ ਹੈ, ਨ ਭੇਖ ਹੈ ਅਤੇ ਨ ਹੀ ਕਾਮ, ਕ੍ਰੋਧ 
ਅਤੇ ਕਰਮ ਹੈ। (ਉਸ ਦੀ) ਨ (ਕੋਈ) ਜਾਤਿ ਹੈ, ਨ ਬਰਾਦਰੀ ਹੈ ਅਤੇ ਨ ਹੀ 


ਚਿਤਰ, _ ਚਿੰਨ੍ਹ _ ਅਤੇ _ ਵਰਨ _ਹੈ।੧੭੫। 


ਸੀ _ਦਸਮ-ਗ੍ਰੰਥ _ਸਾਹਿਬ 


ਬਿਅੰਤ ਹੈ ਅਨੰਤ ਹੈ ਅਨੰਤ ਤੇਜ _ਜਾਨੀਐ। 

ਅਭੂਮਿ _ਅਭਿਜ ਹੈ ਸਦਾ _ਅਛਿਜ ਤੇਜ _ਮਾਨੀਐ। 

ਨ ਆਧਿ ਹੈ ਨ ਬਿਆਧਿ ਹੈ ਅਗਾਧ ਰੂਪ ਲੇਖੀਐ। 
ਅਦੋਖ ਹੈ _ਅਦਾਗ ਹੈ _ਅਛੈ ਪੁਤਾਪ ਪੇਖੀਐ। _੧੬। ੧੭੬। 


ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਉ ਹੈ। 

ਨ ਜੰਤੂ ਹੈ ਨ ਤੰਤੂ ਹੈ ਨ ਮੰਤ੍ਰ ਕੋ_ਰਲਾਉ ਹੈ। 

ਨ ਛਲ ਹੈ ਨ ਛਿਦੂ ਹੈ ਨ ਛਿਦੂ ਕੇ ਸਰੂਪ ਹੈ। 

ਅਭੰਗ ਹੈ ਅਨੰਗ ਹੈ ਅਗੰਜ ਸੀ_ਬਿਭੂਤਿ ਹੈ। ੧੭। ੧੭੭। 


ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ। 

ਨ ਆਧਿ ਹੈ ਨ ਗਾਧ" ਹੈ ਨ ਬਿਆਧ' ਕੋ ਬਿਚਾਰ ਹੈ। 

ਨ ਰਾਗ ਰੰਗ ਰੂਪ ਹੈ ਨ ਰੂਪ ਰੇਖ ਰਾਰ” ਹੈ। 

ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪੁਕਾਰ ਹੈ। ੧੮।੧੭੮। 


ਗਜਾਧਪੀ ਨਰਾਧਪੀ _ਕਰੰਤ ਸੇਵ ਹੈ _ਸਦਾ। 

ਸਿਤਸਪਤੀ= ਤਪਸਪਤੀ ਬਨਸਪਤੀ ਜਪਸ ਸਦਾ। 

ਅਗਸਤ ਆਦਿ ਜੇ ਬੜੇ _ਤਪਸਪਤੀ ਬਿਸੇਖੀਐ। 

ਬਿਅੰਤ _ਬਿਅੰਤ ਬਿਅੰਤ ਕੋ __ਕਰੰਤ ਪਾਠ _ਪੇਖੀਐ। ੧੯। ੧੭੯। 
ਅਗਾਧ ਆਦਿ ਦੇਵ ਕੀ _ਅਨਾਦਿ ਬਾਤ _ਮਾਨੀਐ। 

ਨ ਜਾਤਿ ਪਾਤਿ ਮੌਤ੍ਰਿ” ਮਿਤ੍ਰ _ਸਤ੍ਹ ਸਨੇਹ _ਜਾਨੀਐ। 

ਸਦੀਵ ਸਰਬ ਲੋਕ ਕੋ ਕ੍ਰਿਪਾਲ ਖਿਆਲ ਮੈ ਰਹੈ। 

ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਤਿ ਸੋ _ਦਹੈ। ੨0। ੧੮0। 


ਤੂਪੁਨ਼/ਇ/ _ਰੂੁਆਅਲ _ ਛੰਦਾ 
ਰੂਪ ਰਾਗ ਨ ਰੇਖ ਰੰਗ ਨ ਜਨਮ ਮਰਨ ਬਿਹੀਨ। 
ਆਦਿ ਨਾਥ ਅਗਾਧ ਪੁਰਖ ਸੁ ਧਰਮ ਕਰਮ ਪੂਬੀਨ। 
ਜੰਤੂ ਮੰਤ੍ਰ ਨ ਤੰਤੁ ਜਾ ਕੋ ਆਦਿ ਪੁਰੁਖ ਅਪਾਰ। 
ਹਸਤਿ ਕੀਟ ਬਿਖੈ ਬਸੈ ਸਬ ਠਉਰ ਮੈ ਨਿਰਧਾਰ। ੧। ੧੮੧॥। 


ਜਾਤਿ ਪਾਤਿ ਨ ਤਾਤ ਜਾ ਕੋ ਮੌਤ ਮਾਤ ਨ ਮਿਤ੍ਰ । 

ਸਰਬ ਠਉਰ ਬਿਖੈ ਰਮਿਓ ਜਿਹ ਚਕ੍ਰ ਚਿਹਨ ਨ ਚਿਤ੍ਰ। 
ਆਦਿ ਦੇਵ ਉਦਾਰ ਮੂਰਤਿ _ਅਗਾਧ _ਨਾਥ _ਅਨੰਤ। 

ਆਦਿ ਅੰਤਿ ਨ ਜਾਨੀਐ _ਅਬਿਖਾਦ ਦੇਵ ਦੁਰੰਤ। ੨। _੧੮੨। 


। 


“ਬਿਆਧ ਹੈ ਅਗਾਧ” ੨. 'ਕਾਰ”, ਰਾਗ” ੩. 'ਸਿਤਸੁਤੀ` ੪. 'ਮੰਤ੍ਰ 


ਅਕਾਲ _ ਉਸਤਤਿ ੩੮ 


(ਉਹ) ਬੇਅੰਤ ਹੈ, _ਅਨੰਤ ਹੈ, _(ਉਸ ਨੂੰ) ਬੇਅੰਤ _ਤੇਜ _ਵਾਲਾ _ਜਾਣਨਾ ਚਾਹੀਦਾ 
ਹੈ। (ਉਹ) ਖ਼ਾਕੀ (ਪਾਰਥਿਵ) ਨਹੀਂ ਹੈ, ਪ੍ਰਭਾਵਿਤ ਹੋਣ ਵਾਲਾ ਨਹੀਂ ਹੈ, (ਉਸ ਨੂੰ) ਸਦਾ 
ਨ ਛਿਝਣ ਵਾਲਾ ਤੇਜ ਮੰਨਣਾ ਚਾਹੀਦਾ ਹੈ। (ਉਸ ਨੂੰ) ਨ ਮਾਨਸਿਕ ਰੋਗ ਹੈ, ਨ ਸ਼ਰੀਰਕ 
ਰੋਗ ਹੈ; (ਉਸ ਨੂੰ) ਅਗਾਧ _ਰੂਪ _ਵਾਲਾ _ਗਿਣਨਾ ਚਾਹੀਦਾ ਹੈ। (ਉਹ) ਦੋਖ ਤੋਂ ਬਿਨਾ 
ਹੈ, ਦਾਗ਼ ਤੋਂ ਰਹਿਤ ਹੈ, (ਉਸ ਨੂੰ) ਸਦਾ ਨਸ਼ਟ ਨ ਹੋਣ ਵਾਲੇ ਪ੍ਰਤਾਪ _ਵਾਲਾ _ਵੇਖਣਾ 
ਚਾਹੀਦਾ _ਹੈ।੧੭੬। 


(ਉਸ ਵਿਚ) ਨ ਕਰਮ ਹੈ, ਨ ਭਰਮ ਹੈ; (ਉਸ ਉਤੇ) ਨ ਧਰਮ ਦਾ ਪ੍ਰਭਾਵ ਹੈ। 
ਉਹ ਨ ਯੰਤ੍ਰਾਂ ਵਿਚ, ਨ ਤੰਤ੍ਰਾਂ ਵਿਚ ਅਤੇ ਨ ਹੀ ਮੌਤ੍ਰਾਂ ਵਿਚ ਰਲਿਆ ਹੋਇਆ ਹੈ। (ਉਹ) 
ਨ _ਛਲ ਹੈ, ਨ ਛਿਦੂ ਹੈ ਅਤੇ ਨ ਹੀ ਛਿਦੂ (ਨੁਕਸ) ਵਾਲਾ ਸਰੂਪ ਰਖਦਾ ਹੈ। (ਉਹ) 
ਨਾਸ਼ _ਤੋਂ ਬਿਨਾ, _ਸ਼ਰੀਰ _ਤੋਂ ਬਿਨਾ _ਅਤੇ ਨਸ਼ਟ _ਨ ਹੋਣ ਵਾਲੀ _ਸੰਪਦਾ _ਹੈ।੧੭੭। 

(ਉਸ ਨੂੰ) ਨ ਕਾਮ ਹੈ, ਨ ਕ੍ਰੋਧ ਹੈ ਅਤੇ ਨ ਲੋਭ, ਮੋਹ ਅਤੇ ਹੰਕਾਰ (“ਕਾਰ”) ਹੈ। 
ਉਹ ਨ ਆਧਿ ਹੈ, ਨ ਹੀ (ਕਿਸੇ ਪ੍ਰਾਪਤੀ ਦੀ ਉਸ ਨੂੰ) ਚਾਹ ('ਗਾਧ”) ਹੈ ਅਤੇ ਨ ਹੀ 
ਵਿਆਧਿ ਦਾ ਵਿਚਾਰ ਹੈ। (ਉਹ) ਨ ਰੰਗ, ਰਾਗ ਅਤੇ _ਸਰੂਪ _ਵਾਲਾ ਹੈ, ਨ ਹੀ ਰੂਪ- 
ਰੇਖਾ ਦੀ ਕੋਈ ਰੜਕ _ਹੈ। (ਉਸ ਵਿਚ) ਨ ਹਾਵ-ਭਾਵ ਹੈ ਅਤੇ ਨ ਹੀ ਦਾਉ-ਪੇਚ ਦਾ 
ਕੋਈ ਢੰਗ _ਹੈ।੧੭੮। 


(ਜਿਸ _ਦੀ) _(ਐਰਾਵਤ ਦਾ ਸੁਆਮੀ) ਇੰਦਰ _ਅਤੇ _(ਨਰਾਂ ਦਾ ਸੁਆਮੀ) _ਕੁਬੇਰ 
ਸਦਾ ਸੇਵਾ _ਕਰਦੇ ਹਨ; (ਜਿਸ _ਦਾ) _ਚੰਦੂਮਾ _('ਸਿਤਸਪਤੀ”), ਸੂਰਜ ਅਤੇ _ਵਰੁਣ ਸਦਾ 
ਜਪ ਕਰਦੇ ਹਨ, ਅਗਸਤ ਆਦਿ ਵੱਡੇ ਵੱਡੇ ਵਿਸ਼ੇਸ਼ ਤਪਸਵੀ (ਸਭ _ਉਸ ਨੂੰ) ਬੇਅੰਤ ਬੇਅੰਤ 
ਬੇਅੰਤ _ਕਹਿੰਦੇ ਵੇਖੇ _ਗਏ _ ਹਨ।੧੭੯। 


ਉਸ _ਅਗਾਧ, ਆਦਿ ਦੇਵ ਦੀ ਗੱਲ (ਬ੍ਰਿਤਾਂਤ) ਅਨਾਦਿ ਹੈ। (ਉਸ ਦੀ) ਨ ਜਾਤਿ 
ਹੈ, ਨ ਬਰਾਦਰੀ ਹੈ, ਨ ਹੀ (ਉਸ ਦਾ ਕੋਈ) ਸਲਾਹਕਾਰ, ਮਿਤਰ, ਵੈਰੀ ਅਤੇ ਸਨੇਹੀ 
ਸਮਝਣਾ ਚਾਹੀਦਾ _ਹੈ। _(ਜੋ ਵਿਅਕਤੀ) _ਸਦਾ _ਸਭ _ ਲੋਕਾਂ _ਉਤੇ __ ਕ੍ਰਿਪਾਲੂ _(ਪਰਮ _ਸੌਤਾ) 
ਨੂੰ ਆਪਣੇ ਧਿਆਨ _ਵਿਚ ਰਖਦੇ ਹਨ, (ਉਨ੍ਹਾਂ ਦੀ) ਦੇਹ ਦੇ ਅਨੇਕ ਤਰ੍ਹਾਂ ਦੇ ਦੁਖ ਤੁਰਤ 
ਹੀ ਸੜ _ ਜਾਂਦੇ _ਹਨ।੧੮0। 


ਤੰਗਾੰ #੍ਰੇਆ _ਨਾਲ/ _ਨੁਆਮਲ ਛੰਦ 
(ਜਿਸ ਦਾ) ਰੁਪ, ਰਾਗ, ਰੇਖਾ _ਅਤੇ ਰੰਗ ਨਹੀਂ ਹੈ ਅਤੇ (ਜੋ) ਜਨਮ-ਮਰਨ ਤੋਂ 


ਰਹਿਤ ਹੈ, (ਜੋ) ਮੁੱਢ-ਕਦੀਮ ਦਾ ਸਭ _ਦਾ ਸੁਆਮੀ, ਅਗਾਧ ਪੁਰਖ ਹੈ ਅਤੇ ਧਰਮ _ਕਰਮ 
ਪ੍ਰਬੀਨ ਹੈ; (ਜਿਸ ਨੂੰ) ਯੰਤ੍ਰ, ਮੰਤੁ ਅਤੇ ਤੰਤੁ ਆਦਿ (ਵਸ ਵਿਚ ਨਹੀਂ) ਕਰ _ਸਕਦੇ 
ਜੋ ਆਦਿ ਪੁਰਖ ਅਤੇ ਅਪਾਰ ਹੈ; (ਜੋ) ਹਾਥੀ ਤੋਂ ਲੈ ਕੇ ਕੀੜੇ ਤਕ ਵਿਚ ਵਸਦਾ 
ਅਤੇ _ਜੋ ਸਾਰੀਆਂ ਥਾਂਵਾਂ ਵਿਚ _ਬਿਨਾ _ਕਿਸੇ ਆਧਾਰ _ਦੇ __ ਮੌਜੂਦ _ਹੈ।੧੮੧। 
ਜਿਸ _ਦੀ (ਕੋਈ) ਜਾਤਿ, ਬਰਾਦਰੀ, ਪਿਤਾ, ਮਾਤਾ, ਸਲਾਹਕਾਰ ਅਤੇ ਮਿਤਰ ਨਹੀਂ 
ਹੈ; ਜੋ ਸਭ ਥਾਂਵਾਂ ਵਿਚ _ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ੍ਹ-ਚੌਂਕਰ ਅਤੇ 
ਸਰੂਪ _('ਚਿਤ੍ਰ”) ਨਹੀਂ ਹੈ; (ਜੋ) _ਆਦਿ-ਦੇਵ, _ਉਦਾਰ _ਸੁਭਾ _ਵਾਲਾ, _ਅਗਾਧ _ਅਤੇ _ਅਨੰਤ 
ਸੁਆਮੀ ਹੈ; (ਜਿਸ ਦੇ) ਆਦਿ ਅਤੇ ਅੰਤ ਦਾ ਪਤਾ ਨਹੀਂ (ਅਤੇ ਜੋ) _ਬਖੇੜਿਆਂ ਤੋਂ ਮੁਕਤ 
ਅਤੇ _ ਬੇਅੰਤ _ਇਸ਼ਟ-ਦੇਵ _ਹੈ।੧੮੨। 


ਵਿਚ 
ਅਤੇ 
ਹੈ 


੩੯ 


ਸੀ _ਦਸਮ-ਗ੍ਰੰਥ _ਸਾਹਿਬ 


ਦੇਵ ਭੇਵ ਨ ਜਾਨਹੀ ਜਿਸ ਮਰਮ ਬੇਦ _ਕਤੇਬ। 
ਸਨਕ _ਅਉਂ _ਸਨਕੇਸੁ _ਨੰਦਨ ਪਾਵਹੀ ਨ _ਹਸੇਬ। 
ਜਛ _ਕਿੰਨਰ ਮਛ ਮਾਨਸ _ਮੁਰਗ _ਉਰਗ _ਅਪਾਰ। 
ਨੇਤਿ ਨੇਤਿ ਪੁਕਾਰਹੀ ਸਿਵ ਸਕੂ _ਔ ਮੁਖਚਾਰ। ੩। _੧੮੩। 


ਸਰਬ ਸਪਤ _ਪਤਾਰ ਕੇ ਤਰਿ ਜਾਪਹੀ ਜਿਹ _ਜਾਪ। 

ਆਦਿ ਦੇਵ _ਅਗਾਧਿ ਤੇਜ _ਅਨਾਦਿ ਮੂਰਤਿ _ਅਤਾਪ। 

ਜੰਤੂ ਮੰਤੂ ਨ ਆਵਈ ਕਰਿ ਤੰਤਰ ਮੌਤ ਨ _ਕੀਨ। 

ਸਰਬ _ਠਉਰ ਰਹਿਓ _ਬਿਰਾਜ _ਧਿਰਾਜ ਰਾਜ _ਪੁਬੀਨ। _੪।੧੮੪। 


ਜਛ _ਗੰਧੂਬ ਦੇਵ _ਦਾਨੋ ਨ ਬੂਹਮ ਛਤ੍ਰੀਅਨ ਮਾਹਿ। 

ਬੈਸਨੰ ਕੇ ਬਿਖੈ ਬਿਰਾਜੈ ਸੂਦੂ ਭੀ ਵਹ ਨਾਹਿ। 

ਗੂੜ ਗਉਡ ਨ ਭੀਲ ਭੀ ਕਰ ਬੂਹਮ ਸੇਖ ਸਰੂਪ। 

ਰਾਤਿ ਦਿਵਸ ਨ ਮਧ ਉਰਧ ਨ ਭੂਮਿ ਅਕਾਸ ਅਨੂਪ। ੫। ੧੮੫। 


ਜਾਤਿ ਜਨਮ ਨ ਕਾਲ ਕਰਮ ਨ ਧਰਮ ਕਰਮ _ਬਿਹੀਨ। 
ਤੀਰਥ ਜਾਤ੍ਹ ਨ ਦੇਵ ਪੂਜਾ ਗੋਰ ਕੇ ਨ _ਅਧੀਨ। 
ਸਰਬ _ਸਪਤ _ਪਤਾਰ ਕੇ _ਤਰਿ ਜਾਨੀਐ ਜਿਹ ਜੋਤਿ। 
ਸੇਸ ਨਾਮ ਸਹੰਸਫਨਿ ਨਹਿ ਨੇਤ ਪੂਰਨ ਹੋਤ। ੬। ੧੮੬। 


ਸੋਧਿ ਸੋਧਿ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ। 
ਗਾਇ ਗਾਇ ਹਟੇ ਗੰਧਰਬ ਗਵਾਇ ਕਿੰਨਰ ਗਰਬ। 
ਪੜਤ _ਪੜਤ ਥਕੇ ਮਹਾ ਕਥਿ ਗੜਤ _ਗਾੜ __ਅਨੰਤ। 
ਹਾਰ ਹਾਰ" ਕਹਿਓ ਸਭੂ ਮਿਲਿ ਨਾਮ ਨਾਮ ਦੁਰੰਤ। ੭। ੧੮੭। 


ਬੇਦ ਭੇਦ ਨ ਪਾਇਓ _ਲਖਿਓਨ ਸੇਬ _ਕਤੇਬ। 

ਦੇਵ ਦਾਨੋ ਮੂੜ ਮਾਨੋ ਜਛ ਨ ਜਾਨੈ ਜੇਬ। 

ਭੂਤ _ਭਬ” _ਭਵਾਨ ਕੂਪਤਿ ਆਦਿ ਨਾਥ _ਅਨਾਥ। 

ਅਗਨਿ _ਬਾਇ ਜਲੇ ਥਲੇ ਮਹਿ ਸਰਬ ਠਉਰ _ਨਿਵਾਸ।੮।੧੮੮। 


ਦੇਹ ਗੇਹ ਨ ਨੇਹ _ਸਨੇਹਿਦ ਅਬੇਹ ਨਾਕ _ਅਜੀਤ। 
ਸਰਬ _ਗੰਜਨ" ਸਰਬ ਭੰਜਨ ਸਰਬ _ਤੇ ਅਨਭੀਤ। 
ਸਰਬ _ਕਰਤਾ ਸਰਬ _ਹਰਤਾ ਸਰਬ _ਦਯਾਲ _ਅਦ੍ੈਖ। 
ਚਕ੍ਰ ਚਿਹਨ ਨ ਬਰਨ ਜਾ ਕੋ ਜਾਤਿ ਪਾਤਿ ਨ ਭੇਖ। ੯। ੧੮੯। 


੧. “ਹਰਿ ਹਰਿ” ੨. 'ਭਯ” ੩. 'ਸਨਹਿ” ੪. 'ਮੰਜਨ” 


ਅਕਾਲ _ ਉਸਤਤਿ ੩੯ 


ਜਿਸ ਦਾ ਭੇਦ ਦੇਵਤੇ ਨਹੀਂ ਜਾਣਦੇ ਅਤੇ (ਨ ਹੀ ਉਸ ਦਾ) ਰਹੱਸ ਵੇਦ ਅਤੇ 
ਕਤੇਬ ਪਾ ਸਕੇ ਹਨ। ਬੂਹਮਾ ('ਸਨਕੇਸ”), ਸਨਕ, ਆਦਿ ਸੇਵਾ ਕਰ ਕੇ ਜਿਸ ਦਾ ਅਨੁਮਾਨ 
ਨਹੀਂ ਲਗਾ _ਸਕੇ। _ਯਕਸ਼, _ਕਿੰਨਰ, ਮੌਛ, ਮਨੁੱਖ, ਪੰਛੀ ('ਮੁਰਗ”), ਸੱਪ (ਆਦਿ ਉਸ ਦੋ 
ਭੇਦ ਨੂੰ ਨਹੀਂ ਪਾ ਸਕੇ) ਸ਼ਿਵ, ਇੰਦਰ ('ਸਕੁ”), ਬੁਹਮਾ (ਜਿਸ ਨੂੰ) ਬੇਅੰਤ ਬੇਅੰਤ ਕਹਿੰਦੇ 
ਹਨ।੧੮੩। 

ਸਾਰੇ ਸੱਤਾਂ _ਪਾਤਾਲਾਂ ਦੇ ਹੇਠਾਂ ਜਿਸ _ਦਾ ਜਾਪ ਜਪਿਆ ਜਾਂਦਾ ਹੈ, (ਉਹ) ਆਦਿ 
ਦੇਵ ਅਗਾਧ _ਤੇਜ _ਵਾਲਾ, _ਅਨਾਦਿ _ਸਰੂਪ _ਵਾਲਾ ਅਤੇ ਦੁਖਾਂ ਤੋਂ ਰਹਿਤ ਹੈ, (ਉਹ) ਯੰਤਰ, 
ਮੰਤ੍ਰ _ਨਾਲ _ਹੌਥ _ਨਹੀਂ ਆਉਂਦਾ, ਤੰਤੁ-ਮੰਤੂ _ਨਾਲ _ਵਸ ਨਹੀਂ _ਕੀਤਾ ਜਾ __ਸਕਦਾ। _(ਉਹ) 
ਸਭ _ਦਾ ਸੁਆਮੀ ਸਾਰੇ ਸਥਾਨਾਂ _ਵਿਚ _ ਪ੍ਰਬੀਨਤਾ-ਪੂਰਵਕ _ ਬਿਰਾਜਮਾਨ _ਹੈ।੧੮੪। 

(ਉਹ) _ਯਕਸ਼ਾਂ, _ਗੰਧਰਬਾਂ, ਦੇਵਤਿਆਂ, ਦੈੱਤਾ, ਬ੍ਰਾਹਮਣਾਂ, ਛਤ੍ਰੀਆਂ ਵਿਚ _ਨਹੀਂ_ਹੈ; 
ਉਹ _ ਵੈਸ਼ਣਵਾਂ ਅਤੇ _ ਸ਼ੂਦਰਾਂ _ਵਿਚ _ਵੀ ਨਹੀਂ _ਬਿਰਾਜਦਾ। _(ਉਹ) _ਨ _ ਗੰਭੀਰ _ਗੌੜ, 
ਭਿਆਨਕ _ਭੀਲ ਅਤੇ ਬ੍ਰਾਹਮਣ ਤੇ ਸ਼ੇਖ ਦੇ ਸਰੂਪ ਵਿਚ _ਹੈ। (ਉਹ) ਅਨੂਪਮ _ਨ ਰਾਤ 
ਦਿਨ ਵਿਚ ਹੈ ਅਤੇ ਨ ਹੀ ਪਾਤਾਲ, _ਧਰਤੀ ਅਤੇ _ ਆਕਾਸ਼ _ਵਿਚ _ਹੈ।੧੮੫। 

(ਜਿਸ _ ਦੀ) ਨ ਜਾਤਿ ਹੈ, ਨ ਜਨਮ ਹੈ, ਨ ਮ੍ਰਿਤੂ ਹੈ, ਨ ਕਰਮ ਹੈ ਅਤੇ (ਜੋ) 
ਨ _ਧਰਮ-ਕਰਮ _ਤੋਂ ਰਹਿਤ _ਹੈ। _(ਜੋ) _ਤੀਰਥ-ਯਾਤ੍ਰਾ, _ਦੇਵ-ਪੂਜਾ _ਅਤੇ _ਮੜ੍ਹੀ-ਮਸਾਣਾਂ ਦੀ 
ਪੂਜਾ ਦੇ ਅਧੀਨ ਵੀ _ਨਹੀਂ' ਹੈ, ਜਿਸ ਦੀ ਜੋਤਿ ਸਾਰੇ ਸੱਤਾਂ _ਪਾਤਾਲਾਂ ਦੇ ਹੇਠਾਂ ਜਾਣੀ ਜਾਂਦੀ 
ਹੈ। ਹਜ਼ਾਰ _ਫਨਾਂ ਵਾਲਾ ਸ਼ੇਸ਼ਨਾਗ ਵੀ ਨਿਤ ਨਵੇਂ ਨਾਂਵਾਂ ਨਾਲ (ਉਸ ਦੇ) ਸਾਰੇ ਨਾਂ ਸਿਮਰ 
ਨਹੀਂ _ਸਕਿਆ _ਹੈ। _ ੧੮੬। 

ਸਾਰੇ ਦੇਵਤੇ (ਉਸ ਨੂੰ) ਲਭ _ਲਭ _ਕੇ _ਥਕ ਗਏ ਹਨ ਅਤੇ ਸਾਰੇ ਦੈਂਤ ਵਿਰੋਧ 
ਕਰ ਕਰ ਕੇ (ਹਾਰ ਗਏ _ਹਨ)। (ਉਸ ਨੂੰ) ਗਾਉਂਦੇ ਗਾਉਂਦੇ _ਗੰਧਰਬ _ਥਕ _ਗਏ ਹਨ 
ਅਤੇ _ਕਿੰਨਰ ( ਵੀ ਵਾਜੇ ਵਜਾ ਵਜਾ ਕੇ) ਆਪਣਾ ਗੌਰਵ _ਗੰਵਾ ਚੁਕੇ ਹਨ। ਮਹਾ _ਕਵੀ 
ਵੀ ਅਨੰਤ 
ਕੇ 
ਪਾ 


(ਉਸ ਦਾ) ਵੇਦਾਂ ਨੇ ਭੇਦ ਨਹੀਂ ਪਾਇਆ ਅਤੇ ਨ _ਕਤੇਬਾਂ ਨੇ (ਉਸ) ਸੇਵਾ ਕਰਨ 
ਯੋਗ ਦਾ ਅੰਤ ਵੇਖਿਆ ਹੈ। ਜਿਸ ਦੀ ਸ਼ਕਲ ('ਜੇਬ”) ਨੂੰ ਯਕਸ਼ ਨਹੀਂ ਜਾਣ ਸਕੇ ਅਤੇ 
ਦੇਵਤੇ ਅਤੇ ਦੈਂਤ ਮਾਨੋ (ਜਾਣਨ _ਦਾ ਯਤਨ _ਕਰਦੇ ਕਰਦੇ) ਮੂਰਖ _ਸਿੱਧ _ਹੋ__ਗਏ _ਹੋਣ। 
(ਉਹ ਪ੍ਰਭੂ) ਭੂਤ, _ਭਵਿਖ _ਅਤੇ ਵਰਤਮਾਨ _ਦਾ ਰਾਜਾ _ਹੈ ਅਤੇ ਆਦਿ ਨਾਥ _ਅਤੇ ਨਾਸ਼ 


ਤੋਂ ਰਹਿਤ ਹੈ। _(ਉਸ ਦਾ) ਅਗਨੀ, _ਵਾਯੂ, _ਜਲ, _ਥਲ ਆਦਿ ਸਭਨਾਂ ਸਥਾਨਾਂ ਵਿਚ ਵਾਸਾ 
ਹੰ।੧੮੮। 


(ਜਿਸ ਦਾ) ਸ਼ਰੀਰ ਅਤੇ ਘਰ _ਨਾਲ _ਸਨੇਹ _ਨਹੀਂ ਹੈ ਅਤੇ ਜੋ _ਅਜਿਤ ਅਤੇ ਨ 


੨ 


ਵਿੰਨ੍ਹੇ ਜਾ ਸਕਣ _ਵਾਲਾ ਸੁਆਮੀ _ਹੈ। (ਜੋ) ਸਭ ਨੂੰ ਨਸ਼ਟ _ਕਰਨ _ਵਾਲਾ, _ਸਭ ਨੂੰ ਤੋੜਨ 
ਵਾਲਾ ਅਤੇ ਸਭ _ਦੇ ਡਰ ਤੋਂ ਰਹਿਤ ਹੈ। (ਜੋ) __ਸਭ ਦਾ ਕਰਤਾ, ਸਭ _ਦਾ ਨਾਸ਼ਕ, ਸਭ 
ਉਤੇ ਦਿਆਲੂ ਅਤੇ ਅਦ੍ਰੈਸ਼ ਹੈ। ਜਿਸ ਦਾ ਚਕਰ, _ ਚਿੰਨ੍ਹ ਅਤੇ ਵਰਨ ਨਹੀਂ, ਨ ਹੀ (ਕੋਈ) 


ਜਾਤਿ, _ ਬਰਾਦਰੀ _ਅਤੇ ਭੇਖ _ਹੈ।੧੮੯। 


ਸੀ _ਦਸਮ-ਗ੍ਰੰਥ _ਸਾਹਿਬ 


ਰੂਪ ਰੇਖ ਨ ਰੰਗ ਜਾ ਕੋ_ਰਾਗ ਰੂਪ ਨ ਰੰਗ। 

ਸਰਬ ਲਾਇਕ _ਸਰਬ _ਘਾਇਕ ਸਰਬ _ਤੇ _ਅਨਭੰਗ। 

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪੁਤਿਪਾਲ। 

ਦੀਨਬੰਧੁ _ਦਯਾਲ ਸੁਆਮੀ ਆਦਿ ਦੇਵ ਅਪਾਲ। _੧0। ੧੯0। 


ਦੀਨਬੰਧੁ _ਪੁਬੀਨ _ਸ੍ਰੀਪਤਿ ਸਰਬ ਕੋ _ਕਰਤਾਰ। 
ਬਰਨ ਚਿਹਨ ਨ ਚਕ _ਜਾਕੋ ਚਕੂ ਚਿਹਨ ਅਕਾਰ। 
ਜਾਤਿ ਪਾਤਿ ਨ ਗੋਤ ਗਾਥਾ ਰੂਪ ਰੇਖ ਨ ਬਰਨ। 
ਸਰਬ ਦਾਤਾ ਸਰਬ _ਗ੍ਯਾਤਾ ਸਰਬ ਭੂਅ ਕੋ __ਭਰਨ। _੧੧। ੧੯੧। 


ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ _ਗਾਥ। 
ਭੂਤ _ਭਬ ਭਵਿਖ _ਭਵਾਨ ਪ੍ਰਮਾਨ ਦੇਵ ਅਗੰਜ। 
ਆਦਿ ਅੰਤ _ਅਨਾਦਿ ਸੁੀਪਤਿ ਪਰਮ ਪੁਰਖ _ਅਭੰਜ। _੧੨। ੧੯੨। 


ਧਰਮ ਕੇ ਅਨ ਕ੍ਰਮ ਜੇਤਕ ਕੀਨ ਤਉਨ _ਪਸਾਰ। 
ਦੇਵ ਅਦੇਵ ਗੰਧਰਬ _ਕਿੰਨਰ ਮਛ _ਕਛ _ਅਪਾਰ। 
ਭੂਮਿ ਅਕਾਸ ਜਲੇ ਥਲੇ ਮਹਿ _ਮਾਨੀਐ ਜਿਹ ਨਾਮੁ। 
ਦੁਸਟ ਹਰਤਾ ਪੁਸਟ ਕਰਤਾ ਸ੍ਰਿਸਟਿ ਹਰਤਾ _ਕਾਮ। _੧੩। ੧੯੩। 


ਦੁਸਟ ਹਰਨਾ ਸ੍ਰਿਸਟ ਕਰਨਾ _ਦਯਾਲ ਲਾਲ _ਗੋਬਿੰਦ। 
ਮਿਤ੍ਰ ਪਾਲਕ ਸਤਰ _ਘਾਲਕ ਦੀਨ _ਦਯਾਲ ਮੁਕੰਦ। 


ਅਘਉ ਡੰਡਣ ਦੁਸਟ ਖੰਡਣ ਕਾਲ ਹੂੰ ਕੇ _ਕਾਲ। 
ਦੁਸਟ ਹਰਣੰ ਪੁਸਟ ਕਰਣੰ ਸਰਬ ਕੇ _ਪ੍ਰਤਿਪਾਲ। ੧੪। ੧੯੪। 


ਸਰਬ ਕਰਤਾ ਸਰਬ ਹਰਤਾ ਸਰਬ ਕੇ" ਅਨਕਾਮ। 
ਸਰਬ _ਖੰਡਣ ਸਰਬ _ਦੰਡਣ ਸਰਬ ਕੇ ਨਿਜ ਭਾਮ:। 
ਸਰਬ ਭੁਗਤਾ ਸਰਬ _ਜੁਗਤਾ ਸਰਬ _ਕਰਮ _ਪੁਬੀਨ। 
ਸਰਬ _ਖੰਡਣ ਸਰਬ _ਦੰਡਣ ਸਰਬ _ਕਰਮ _ਅਧੀਨ। _੧੫। _੧੯੫। 


ਸਰਬ _ਸਿੰਮ੍ਰਿਤਨ ਸਰਬ _ਸਾਸਤ੍ਰਨ ਸਰਬ _ਬੇਦ _ਬਿਚਾਰ। 

ਦੁਸਟ ਹਰਤਾ _਼ਿਸੂ _ਭਰਤਾ ਆਦਿ ਰੂਪ ਅਪਾਰ। 

ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ। 

ਭੂਮਿ ਅਕਾਸ ਜਲੇ ਥਲੇ ਮਹਿ ਜਪਤ ਜਾਪ _ਅਮੰਡ। ੧੬। ੧੯੬। 


੧.ਤੇ” ੨. 'ਧਾਮ” 


ਅਕਾਲ _ ਉਸਤਤਿ ੪80 


ਜਿਸ ਦਾ ਰੂਪ, ਰੇਖ _ਅਤੇ ਰੰਗ ਨਹੀਂ ਹੈ ਅਤੇ ਨ ਹੀ ਰਾਗ-ਰੰਗ _ਅਤੇ __ ਰੂਪ 
ਹੈ। (ਜੋ) ਸਭ ਕੁਝ _ਕਰਨ ਦੇ ਸਮਰਥ ਅਤੇ ਸਭ _ਦਾ _ਸੰਘਾਰਕ ਅਤੇ _ਅਜਿਤ _ਹੈ। (ਉਹ) 
ਸਭ _ਦਾ ਦਾਤਾ, _ਸਭ ਨੂੰ ਜਾਣਨ ਵਾਲਾ _ਅਤੇ _ਸਭ _ਦੀ _ਪਾਲਨਾ _ਕਰਨ _ਵਾਲਾ _ਹੈ। _(ਉਹ 
ਸਭ) ਦੀਨਾਂ ਦਾ _ਬੰਧੂ, _ਦਿਆਲੂ _ਸੁਭਾ _ਵਾਲਾ ਸੁਆਮੀ ਅਤੇ ਕਿਸੇ ਦੀ _ਪਾਲਨਾ ਤੋਂ ਰਹਿਤ 
ਆਦਿ _ਦੇਵ ਹੈ।੧੯0। 


(ਉਹ) ਪਰਮਾਤਮਾ _ਦੀਨਾਂ ਦਾ _ਬੰਧੂ, _ਪ੍ਰਬੀਨ, ਮਾਇਆ _ਦਾ ਪਤੀ ਅਤੇ _ਸਭ _ਦਾ 
ਕਰਤਾ ਹੈ; ਜਿਸ ਦਾ (ਕੋਈ) ਵਰਨ, ਚਿੰਨ੍ਹ-ਚੌਕਰ, ਮੁਹਾਂਦਰਾ ਅਤੇ ਸ਼ਰੀਰ ਨਹੀਂ ਹੈ; (ਜਿਸ 
ਦੀ) ਜਾਤਿ ਬਰਾਦਰੀ, ਗੋਤ ਦੀ (ਕੋਈ) ਗਾਥਾ ਨਹੀਂ ਹੈ ਅਤੇ ਨ ਹੀ (ਕੋਈ) ਰੂਪ ਰੇਖਾ 
ਜਾਂ ਵਰਨ ਹੈ; (ਉਹ) ਸਭ _ਨੂੰ ਦੇਣ ਵਾਲਾ, _ਸਭ ਨੂੰ ਜਾਣਨ _ਵਾਲਾ _ਅਤੇ _ਸਾਰੀ ਭੂਮੀ 
ਦਾ ਪਾਲਣ _ ਪੋਸ਼ਣ _ ਕਰਨ _ ਵਾਲਾ _ ਹੈ।੧੯੧। 

(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਅਤੇ __ (ਸੰਸਾਰ 
ਦੇ ਸਮਰਥਾਵਾਨਾਂ ਨੂੰ) ਕੁਚਲਣ _ਵਾਲਾ ਪਰਮ _ਪੁਰਖ _ਹੈ। (ਉਹ) ਦੁਸ਼ਟਾਂ ਨੂੰ ਮਾਰਨ ਵਾਲਾ, 
ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ _ਦੀ ਕਥਾ ਜਗਤ ਵਿਚ ਪ੍ਰਸਿੱਧ ਹੈ। _(ਉਹ) ਅਨਸ਼ਵਰ 
ਪਰਮ-ਸੱਤਾ _ਭੂਤ, _ਭਵਿਖ _ਅਤੇ _ਵਰਤਮਾਨ (ਤਿੰਨਾਂ ਕਾਲਾਂ) ਤਕ ਮੌਜੂਦ _ਹੈ। _ਅਤੇ _(ਉਹ) 
ਹੈ।੧੯੨। 

ਧਰਮ _ਅਤੇ _ਧਰਮ _ਨਾਲ ਸੰਬੰਧਿਤ ਹੋਰ ਜਿਤਨੇ _ਕਰਮ _ਹਨ, ਉਨ੍ਹਾਂ ਦਾ ਪਸਾਰਾ 
(ਉਸੇ ਨੇ) ਕੀਤਾ ਹੈ; _ਅਪਾਰ _ਦੇਵਤਿਆਂ, ਦੈਂਤਾ, _ਗੰਦਰਬਾਂ, _ਕਿੰਨਰਾਂ, ਮੌਛਾਂ, _ਕੱਛਾਂ ਆਦਿ 
(ਦਾ _ਰਚੈਤਾ ਵੀ ਉਹੀ ਹੈ)। ਭੂਮੀ, ਆਕਾਸ਼, ਜਲ _ਥਲ ਵਿਚ ਜਿਸ ਦੇ ਨਾਮ ਦੀ ਮਹਿਮਾ 
ਹੈ। ਦੁਸ਼ਟਾਂ ਨੂੰ ਮਾਰਨਾ, (ਸਾਧੂ ਪੁਰਸ਼ਾਂ ਨੂੰ) ਦ੍ਰਿੜ੍ਹ _ਕਰਨਾ ਅਤੇ ਸ੍ਰਿਸ਼ਟੀ ਦਾ ਨਾਸ਼ _ਕਰਨਾ 


(ਉਸ ਦਾ) ਕੰਮ ਹੈ।੧੯੩। 
(ਉਹ) ਦੁਸ਼ਟਾਂ ਦਾ _ਨਾਸ਼ਕ, ਸ੍ਰਿਸ਼ਟੀ ਦਾ ਕਰਤਾ, _ਦਿਆਲੂ ਅਤੇ _ਪਿਆਰਾ ਗੋਬਿੰਦ 
ਹੈ। (ਉਹ) ਮਿਤਰਾਂ _ਦੀ _ਪਾਲਨਾ _ਕਰਨ _ਵਾਲਾ, ਵੈਰੀਆਂ ਨੂੰ ਨਸ਼ਟ _ਕਰਨ _ਵਾਲਾ, _ਦੀਨ- 


ਦਿਆਲ ਅਤੇ _ਮੁਕਤੀਦਾਤਾ ਹੈ। _ਪਾਪੀਆਂ ਨੂੰ ਦੰਡ ਦੇਣ ਵਾਲਾ, ਦੁਸ਼ਟਾਂ ਨੂੰ ਚੂਰ ਚੂਰ _ਕਰਨ 


ਵਾਲਾ ਅਤੇ ਕਾਲ ਦਾ ਵੀ ਕਾਲ ਹੈ। ਦੁਸ਼ਟਾਂ ਦਾ ਦਮਨ ਕਰਨ ਵਾਲਾ, (ਭਲੇ ਪੁਰਸ਼ਾਂ ਨੂੰ) 
ਪੁਸ਼ਟ _ਕਰਨ _ ਵਾਲਾ _ਅਤੇ _ ਸਭ _ਦਾ _ਪੁਰਤਿਪਾਲਕ _ਹੈ।੧੯੪। 


(ਉਹ) _ਸਭ _ਦਾ ਕਰਤਾ, _ਸਭ _ਦਾ _ਨਾਸ਼ਕ _ਅਤੇ _ਸਭ _ਦੀਆਂ ਕਾਮਨਾਵਾਂ _(ਪੂਰੀਆਂ 
ਕਰਨ _ਵਾਲਾ _ਹੈ)। _ਸਭ _ਦਾ ਖੰਡਨ _ਕਰਨ ਵਾਲਾ, _ਸਭ ਨੂੰ ਦੰਡ _ਦੇਣ ਵਾਲਾ _ਅਤੇ _ਸਭ 
ਦਾ ਨਿਜੀ ਪ੍ਰਕਾਸ਼ (ਭਾਮ”) ਹੈ (ਅਰਥਾਤ _ਸਭ _ਵਿਚ ਉਸ ਦੀ ਜੋਤਿ ਮੌਜੂਦ ਹੈ)। ਸਭ 


ਨੂੰ ਭੋਗਣ ਵਾਲਾ, ਸਾਰੀਆਂ ਜੁਗਤਾਂ ਅਤੇ ਕਰਮਾਂ ਵਿਚ ਪ੍ਰਬੀਨ ਹੈ। (ਉਹ) ਸਭ ਦਾ ਨਾਸ਼ਕ, 


ਲਾ 


ਸਭ _ਦਾ _ਦੰਡਕ ਹੈ ਅਤੇ _ਸਾਰੇ _ਕਰਮ _(ਉਸ ਦੇ) ਅਧੀਨ _ਹਨ।੧੯੫। 

(ਉਹੀ) ਸਾਰੀਆਂ _ਸਮਿਤੀਆਂ, ਸਾਰੇ ਸ਼ਾਸਤਰਾਂ ਅਤੇ ਸਾਰੇ ਵੇਦਾਂ ਦਾ _(ਸਮੁੰਚਾ) ਵਿਚਾਰ 
ਹੈ। ਦੁਸ਼ਟਾਂ ਨੂੰ ਮਾਰਨ _ਵਾਲਾ, _ਜਗਤ _ਦੀ _ਪਾਲਨਾ _ਕਰਨ _ਵਾਲਾ _ਅਤੇ _ਅਪਾਰ ਆਦਿ 
ਰੂਪ ਵਾਲਾ ਹੈ। (ਉਹ) ਦੁਸ਼ਟਾਂ ਨੂੰ ਦੰਡ ਦੇਣ ਵਾਲਾ ਅਤੇ _ਬਲਵਾਨਾਂ _(ਪੁਸ਼ਟਾਂ) ਦਾ ਸੰਘਾਰਕ 
ਅਖੰਡ _ਆਦਿ ਦੇਵ ਹੈ। _ਧਰਤੀ, ਆਕਾਸ਼, _ਜਲ, _ਥਲ _ਵਿਚ ਖੁਦ ਸਥਾਪਿਤ ਹੋਣ ਵਾਲੇ 
(ਅਮੰਡ”) ਦਾ ਜਾਪ ਜਪਿਆ _ਜਾ ਰਿਹਾ _ਹੈ।੧੯੬। 


੪੧ 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਰਿਸਟਚਾਰ _ਬਿਚਾਰ ਜੇਤੇ ਜਾਨੀਐ _ਸਬਿਚਾਰ”। 

ਆਦਿ ਦੇਵ ਅਪਾਰ ਸ੍ਰੀ ਪਤਿ ਦੁਸਟ ਪੁਸਟ ਪੁਹਾਰ। 

ਅੰਨ ਦਾਤਾ _ਗ੍ਯਾਨ ਗਿਆਤਾ ਸੂਬ ਮਾਨ ਮਹਿੰਦੂ। 

ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦੂ ਉਪਿੰਦੂ। ੧੭। ੧੯੭। 


ਜਨਮ _ਜਾਤਾ _ਕਰਮ _ਗ੍ਯਾਤਾ ਧਰਮ _ਚਾਰੁ _ਬਿਚਾਰ। 

ਬੇਦ ਭੇਵ ਨ ਪਾਵਈ ਸਿਵ ਰੁਦੂ ਅਉ ਮੁਖਚਾਰ। 

ਕੋਟਿ ਇੰਦੂ _ਉਪਇੰਦੁ ਬਿਆਸ” _ਸਨਕ “ _ਸਨਤ“ _ਕੁਮਾਰ। 
ਗਾਇ ਗਾਇ ਥਕੇ ਸਭੇ ਗੁਨ ਚਕ੍ਰਤ ਭੇ ਮੁਖਚਾਰ। ੧੮। ੧੯੮। 


ਆਦਿ ਅੰਤਿ ਨ ਮਧ ਜਾ ਕੋ ਭੂਤ ਭਬ ਭਵਾਨ। 

ਸਤਿ ਦੁਆਪਰ ਤ੍ਰਿਤਿਆ ਕਲਿਜੁਗ ਚਤ੍ਰ _ਕਾਲ ਪ੍ਰਧਾਨ। 
ਧਿਆਇ ਧਿਆਇ ਥਕੇ ਮਹਾ ਮੁਨ ਗਾਇ ਗੰਧੂਬ _ਅਪਾਰ। 
ਹਾਰਿ ਹਾਰਿ ਥਕੇ ਸਭੈ ਨਹੀ ਪਾਈਐ ਤਿਹ _ਪਾਰ। ੧੯। ੧੯੯। 


ਨਾਰਦ ਆਦਿਕ ਬੇਦ ਬਿਆਸਕ- ਮੁਨਿ ਮਹਾਨ ਅਨੰਤ। 
ਧਿਆਇ ਧਿਆਇ ਥਕੇ ਸਭੈ ਕਰਿ ਕੋਟਿ ਕਸਟ ਦੁਰੰਤ। 
ਗਾਇ ਗਾਇ ਥਕੇ ਗੰਧੂਬ ਨਾਰਿ ਅਪਛੂ _ਅਪਾਰ। 

ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ। ੨0। ੨00। 


ਤੂਪੁਸ਼/ਏ/ _ਦਹਰਾ 
ਏਕ ਸਮੇ ਸੀ _ ਆਤਮਾ _ਉਚਰਿਓ ਮਤਿ ਸਿਉ ਬੈਨ। 
ਸਭ ਪ੍ਰਤਾਪ ਜਗਦੀਸ ਕੋ ਕਹਹੁ _ਸਕਲ _ਬਿਧਿ _ਤੈਨ। _੧। _੨0੧। 
ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟਿ ਕੋ ਬਿਚਾਰ। 


੨ 


ਕਉਨ ਧਰਮ ਕੋ ਕਰਮ ਹੈ ਕਹਹੁ ਸਕਲ _ਬਿਸਥਾਰ। ੨। ੨0੨। 
ਕਹਾ“ ਜੀਤਬ _ਕਹਾ ਮਰਨ ਹੈ ਕਵਨ ਸੁਰਗ _ਕਹਾ _ਨਰਕ। 


੮ 


ਕੋ _ਸੁਘੜਾ ਕੋ ਮੂੜਤਾ ਕਹਾ ਤਰਕ _ਅਵਤਰਕ। _੩। _੨0੩। 


੮ 


ਕੋ ਨਿੰਦਾ ਜਸ ਹੈ ਕਵਨ ਕਵਨ ਪਾਪ _ਕਹਾ _ਧਰਮ। 
ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ। ੪। ੨0੪। 


< 


ਕਹਹੁ ਸੁਸੂਮ ਕਾ ਸੋ” ਕਹਹਿ ਦਮ ਕੋ ਕਹਾ ਕਹੰਤ। 
ਕੋ ਸੂਰਾ ਦਾਤਾ ਕਵਨ ਕਹਹੁ _ਤੰਤ ਕੋ ਮੰਤ। ੫। ੨0੫। 
ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ _ਕਵਨ। 


੮ 


ਕੋ ਰੋਗੀ ਰਾਗੀ ਕਵਨ ਕਹਹੁ ਤਤੁ ਮੁਹਿ ਤਵਨ। ੬। ੨0੬। 


$. 


“ਸਬਚਾਰ”, _'ਸੁਬਿਚਾਰ` ੨.'ਬਿਆਸਜ” _੩.'ਜਨਕ? _8.'ਸੰਤ` _ਪ.'ਬਿਆਸ” ੬.'ਕਹੰ”, 'ਕਹਿ” ੭.'ਕੋ” 


ਅਕਾਲ _ ਉਸਤਤਿ ੪੧ 


ਜਿਤਨੇ _ਵੀ _ਸ਼ਿਸ਼ਟਾਚਾਰ ਅਤੇ _ਵਿਚਾਰ _ਹਨ, _ਵਿਚਾਰ ਪੂਰਵਕ ਸਮਝ _ਲਈਏ ਕਿ 
(ਉਹ ਸਾਰੇ ਉਸੇ _ਵਿਚ ਸਥਿਤ _ਹਨ)। (ਉਹ) ਆਦਿ ਦੇਵ, ਅਪਾਰ, ਮਾਇਆ _ਦਾ ਪਤੀ 
ਅਤੇ _ ਬਲਵਾਨ _ ਦੁਸ਼ਟਾਂ ਨੂੰ ਮਾਰਨ _ਵਾਲਾ _ਹੈ। _ (ਉਹ) _ਅੰਨ-ਦਾਤਾ, _ਗਿਆਨ _ ਕਰਾਉਣ 
ਵਾਲਾ ਅਤੇ ਸਾਰਿਆਂ ਰਾਜਿਆਂ ਦਾ ਮਾਣ ਹੈ। (ਉਸ ਨੇ) ਕਿਤਨੇ ਹੀ ਵੇਦ-ਵਿਆਸ, ਕਰੋੜਾਂ 
ਇੰਦਰ _ ਅਤੇ _ਉਪੇਦਰ _ (ਬਾਵਨ _ ਅਵਤਾਰ) _ ਬਣਾਏ _ ਹਨ।੧੯੭। 

(ਉਹ) _ ਜਨਮ-ਜਨਮਾਂਤਰਾਂ _ਦੀ __ ਗੱਲ _ ਜਾਣਨ _ਵਾਲਾ, _ ਕਰਮ-ਕਾਂਡਾਂ _ਦਾ ਗਿਆਤਾ 
ਅਤੇ _ਧਰਮ _ਦਾ ਚੰਗਾ ਵਿਚਾਰਕ ਹੈ। (ਜਿਸ ਦਾ) ਵੇਦ, ਸ਼ਿਵ, ਰੁਦੂ _ਅਤੇ ਬੁਹਮਾ ਰਹੱਸ 
ਨਹੀਂ ਜਾਣ _ਸਕੇ, _ਕਰੋੜਾਂ ਇੰਦਰ, _ਉਪੇਂਦਰ _ (ਬਾਵਨ _ ਅਵਤਾਰ), _ਵਿਆਸ, _ਸਨਕ-ਸੰਤ 
ਕੁਮਾਰ ਆਦਿ ਸਭ (ਉਸ ਦੇ) ਗੁਣ ਗਾ ਗਾ ਕੇ ਥਕ ਗਏ ਹਨ ਅਤੇ ਬੁਹਮਾ ਹੈਰਾਨ 
ਹੋ ਗਿਆ ਹੈ।੧੯੮। 

(ਉਸ) ਦਾ ਆਦਿ, ਅੰਤ ਅਤੇ ਮੌਧ ਅਤੇ ਭੂਤ, ਭਵਿਖ ਅਤੇ ਵਰਤਮਾਨ (ਕੁਝ _ਵੀ 
ਨਹੀਂ ਹੈ), ਉਹ _ਸਤਯੁਗ, _ਦੁਆਪਰ, ਤ੍ਰੇਤਾ _ਅਤੇ _ਕਲਿਯੁਗ _ਚੌਹਾਂ _ਕਾਲਾਂ ਵਿਚ ਪ੍ਰਧਾਨ ਹੈ। 
ਉਸ ਨੂੰ ਮਹਾ ਮੁਨੀ ਆਰਾਧਦੇ _ਆਰਾਧਦੇ _ਥਕ _ਗਏ _ਹਨ ਅਤੇ ਅਪਾਰ _ਗੰਧਰਬ _ਗਾ 
ਕੇ ਹਾਰ ਗਏ _ਹਨ। ਸਭ _ਹਾਰ ਹਾਰ ਕੇ ਥਕ ਗਏ ਹਨ ਪਰ ਕੋਈ ਵੀ ਉਸ ਦਾ 
ਨਹੀਂ ਪਾ _ਸਕਿਆ।੧੯੯। 

ਨਾਰਦ, _ ਵੇਦ-ਵਿਆਸ _ ਆਦਿ _ ਬੇਅੰਤ _ ਮਹਾਨ _ ਮੁਨੀ _ਕਰੋੜਾਂ _ਕਸ਼ਟ _ਪੂਰਨ _ਔਖੇ 
ਯਤਨ _ਵਾਲੀ (ਉਸ ਦੀ) ਆਰਾਧਨਾ _ਕਰਦੇ ਕਰਦੇ ਥਕ _ਗਏ ਹਨ; ਗਾ ਗਾ ਕੇ ਗੰਧਰਬ 
ਥਕ _ਗਏ _ਹਨ ਅਤੇ ਬੇਅੰਤ _ਅਪੌਛਰਾਵਾਂ ਵੀ ਨਚ __ਨਚ _ਕੇ _(ਥਕ ਗਈਆਂ ਹਨ), ਪ੍ਰਧਾਨ 
ਦੇਵਤੇ (ਉਸ ਨੂੰ) ਲਭ _ਲਭ _ਕੇ _ਥਕ _ਗਏ ਹਨ, (ਪਰ ਉਸ ਦਾ) ਪਾਰ ਨਹੀਂ ਪਾ 
ਸਕੰ।੨00। 


ਗਾ 
ਪਾਰ 


ਤੋਗੀੰ _ਸ੍ਰੇਆ ਨਾਲ/ _ਦੱਹਰਾ 

ਇਕ ਵਾਰ ਸ੍ਰੀ ਆਤਮਾ ਨੇ _ ਬੁੱਧੀ ਪ੍ਰਤਿ (ਇਸ ਤਰ੍ਹਾਂ) ਬਚਨ ਕੀਤਾ ਕਿ ਤੁਸੀਂ 
ਚੰਗੀ ਤਰ੍ਹਾਂ (ਉਸ) ਜਗਦੀਸ਼ _ਦਾ ਸਾਰਾ ਪ੍ਰਤਾਪ (ਮੈਨੂੰ) _ਦਸੋ।੨0੧। _ ਆਤਮਾ _ਦਾ _ਸਰੂਪ 
ਕੀ ਹੈ ਅਤੇ ਸ੍ਰਿਸ਼ਟੀ ਦਾ ਵਿਚਾਰ ਕਿਵੇਂ ਹੈ? ਧਰਮ ਦਾ __ਕਰਮ ਕਿਹੜਾ ਹੈ? ਇਸ ਨੂੰ 
ਵਿਸਤਾਰ ਨਾਲ _ਦਸੋ।੨0੨। 


ਜੀਉਣਾ ਕੀ ਹੈ, ਮਰਨਾ _ਕੀ ਹੈ, ਸਵਰਗ ਕੀ ਹੈ ਅਤੇ ਨਰਕ _ਦੀ ਹੈ? ਸੁਘੜ 
ਹੈ, ਮੂਰਖ ਕੌਣ ਹੈ, ਤਰਕ _ਕੀ ਹੈ ਅਤੇ _ਅਵਿਤਰਕ _(ਬੇਦਲੀਲੀ) _ਕੀ ਹੈ?।੨0੩। 

; ਯਸ਼ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ? ਯੋਗ ਕੀ ਹੈ, ਭੋਗ ਕੀ ਹੈ, ਸੁਕਰਮ 
ਹੈ _ਅਤੇ ਕੁਕਰਮ _ਕੀ _ਹੈ?।੨0੪। 


ਦਸੋ, _ਤਪਸਿਆ _ਕਿਸ ਨੂੰ ਕਹਿੰਦੇ ਹਨ ਅਤੇ (ਇੰਦਰੀਆਂ ਦਾ) ਦਮਨ ਕਿਸ ਨੂੰ 


੮. 


ਕਹਿੰਦੇ ਹਨ? ਸੂਰਮਾ ਕੌਣ ਹੈ, ਦਾਤਾ ਕੋਣ ਹੈ, ਤੰਤਰ ਕੀ ਹੈ ਅਤੇ ਮੰਤ੍ਰ ਕੀ ਹੈ?।੨0੫। 
ਕੌਣ ਭਿਖਾਰੀ ਹੈ, ਕੌਣ ਰਾਜਾ ਹੈ? ਅਤੇ ਹਰਖ ਅਤੇ ਸੋਗ ਕੀ ਹੈ? ਰੋਗੀ ਕੌਣ ਹੈ ਅਤੇ 
ਸੰਸਾਰ _ਵਿਚ _ ਲਿਪਤ _('ਰਾਗੀ”) ਕੌਣ ਹੈ? ਉਸ ਦੀ ਅਸਲੀਅਤ _ ਮੈਨੂੰ _ਦਸੋ।੨0੬। 


੪੨ ਸੀ _ਦਸਮ-ਗ੍ਰੰਥ _ਸਾਹਿਬ 


ਕਵਨ ਰਿਸਟ ਕੋ ਪੁਸਟ ਹੈ ਕਹਾ ਸ੍ਰਿਸਟ ਕੋ _ਬਿਚਾਰ। 
ਕਵਨ ਧ੍ਰਿਸਟ ਕੋ ਭ੍ਰਿਸਟ ਹੈ ਕਹੋ ਸਕਲ _ਬਿਸਥਾਰ। _੭। ੨0੭। 


ਕਹਾ ਕਰਮ" ਕੋ ਕਰਮ ਹੈ ਕਹਾ ਭਰਮ ਕੋ ਨਾਸ। 
ਕਹਾ _ਚਿਤਨ ਕੀ ਚੇਸਟਾ ਕਹਾ ਅਚੇਤ ਪ੍ਰਕਾਸ। ੮। ੨0੮। 


ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ _ਹਾਨਿ। ੯। ੨0੯। 

ਕੋ _ਸੂਰ> ਸੁੰਦਰ ਕਵਨ ਕਹਾ ਜੋਗ ਕੋ_ਸਾਰ। 

ਕੋ ਦਾਤਾ ਗਿਆਨੀ ਕਵਨ ਕਹੋ _ਬਿਚਾਰ _ਬਿਚਾਰਿ। _੧0। _੨੧0।੨ 

ਤੂਪੁਸ਼ਏ/ ਦਰ _/ਤਿਭੱਆੰ ਛੱਦਾ 

ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣ ਆਦਿ ਬ੍ਰਿਤੇ। 
ਚਛਰਾਸੁਰ ਮਾਰਣ ਪਤਿਤ _ਉਧਾਰਣ ਨਰਕ _ਨਿਵਾਰਣ _ਗੂੜ ਗਤੇ “। 
ਅਛੇ _ਅਖੰਡੇ ਤੇਜ ਪੁਚੋਡੇ ਖੰਡ _ਉਦੰਡੇ ਅਲਖ _ਮਤੇ। 
ਜੈ ਜੈ ਹੋਸੀ ਮਹਿਖਾਸੁਰਿ ਮਰਦਨ _ਰੰਮ _ਕਪਰਦਨ _ਛਤ੍ਰ _ਛਿਤੇ। _੧। _੨੧੧। 


ਆਸੁਰੀ _ਬਿਹੰਡਣ ਦੁਸਟ ਨਿਕੰਦਣ ਪੁਸਟ ਉਦੰਡਣ ਰੂਪ _ਅਤੇ। 
ਚੰਡਾਸੁਰ _ਚੰਡਣ ਮੁੰਡ _ਬਿਹੰਡਣ ਧੂਮ _ਬਿਧੁੰਸਣ _ਮਹਿਖ _ਮਤੇ। 

ਦਾਨਵ ਪ੍ਰਹਾਰਨ ਨਰਕ ਨਿਵਾਰਨ _ਅਧਮ _ਉਧਾਰਨ ਉਰਧ _ਅਧੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ _ਰੰਮ _ਕਪਰਦਨ ਆਦਿ _ਬ੍ਰਿਤੇ।੨।੨੧੨। 


ਡਾਵਰੂ _ਡਵੈਕੈ ਬਬਰ _ਬਵੈਕੈ _ਭੁਜਾ _ਫਰੈਕੈ ਤੇਜ“ ਬਰੰ। 

ਲੰਕੁੜੀਆ ਫਾਧੈ ਆਯੁਧ _ਬਾਧੈ ਸੈਨ ਬਿਮਰਦਨ ਕਾਲ ਅਸੁਰੰ। 
ਅਸਟਾਯੁਧ _ਚਮਕੈ _ਭੂਖਨ _ਦਮਕੈ _ਅਤਿ _ਸਿਤ _ਝਮਕੈ _ਫੰਕ ਫੰਣ। 

ਜੈ ਜੈ ਹੋਸੀ ਮਹਿਖਾਸੁਰ ਮਰਦਨ _ਰੰਮ _ਕਪਰਦਨ _ਦੈਤ ਜਿਣੰ। ੩। _੨੧੩। 


ਚੰਡਾਸੁਰ _ਚੰਡਣ ਮੁੰਡ _ਬਿਮੁੰਡਣ ਖੰਡ _ਅਖੰਡਣ ਖੂਨ ਖਿਤੇ। 

ਦਾਮਿਨੀ _ਦਮੰਕਣ ਧੁਜਾ _ਫਰੰਕਣ _ਫਣੀ£ ਫੁੰਕਾਰਣ ਜੋਧ ਜਿਤੇ। 

ਸਰ ਧਾਰ _ਬਿਬਰਖਣ ਦੁਸਟ ਪ੍ਰਕਰਖਣ _ਪੁਸਟ ਪੁਹਰਖਣ ਦੁਸਟ ਮਥੇ। 
ਜੈ ਜੈ ਹੋਸੀ ਮਹਿਖਾਸੁਰ ਮਰਦਨ _ਭੂਮਿ ਆਕਾਸ ਤਲ? ਉਰਧ _ਅਧੇ।੪।੨੧੪। 


੧. ਭਰਮ” ੨. 'ਸੂਰਾ” ੩. ਕੁਝ ਬੀੜਾਂ ਵਿਚ ਇਹ ਦਸ ਦੋਹਰੇ ਅਗਲੇ ੨6 ਦੀਰਘ ਤ੍ਰਿਭੰਗੀ ਛੰਦਾਂ ਤੋਂ ਬਾਦ 
ਦਰਜ ਕੀਤੇ ਮਿਲਦੇ ਹਨ ੪. _'ਮਤੇ” ੫. 'ਤੇਬ” ੬. 'ਫਣੀਅਰ” ੭. “ਰਸਾਤਲ' 


ਅਕਾਲ _ ਉਸਤਤਿ ੪੨ 


ਰਜਿਆ ਹੋਇਆ ਕੌਣ ਹੈ, ਬਲਵਾਨ ਕੌਣ ਹੈ ਅਤੇ _ਸਿਰਿਸ਼ਟੀ (ਦੀ ਰਚਨਾ ਦਾ) 
ਵਿਚਾਰ ਕੀ ਹੈ? ਢੀਠ ਕੌਣ ਹੈ, ਭੂਸ਼ਟ ਕੌਣ ਹੈ? ਸਾਰੀ (ਗੱਲ ਮੈਨੂੰ) ਵਿਸਤਾਰ ਸਹਿਤ 
ਦਸੋ।੨0੭। ਕਰਨ ਯੋਗ ਕਰਮ ਕਿਹੜਾ ਹੈ ਅਤੇ ਭਰਮ ਦਾ ਨਾਸ਼ ਕਿਵੇਂ ਹੁੰਦਾ ਹੈ? ਚਿੰਤਨ 
ਕੀ ਹੈ, ਚੇਸ਼ਟਾ ਕੀ ਹੈ ਅਤੇ ਅਚਿੰਤ੍ਯ _ਦਾ ਪ੍ਰਕਾਸ਼ ਕੀ _ਹੈ?।੨0੮। 

ਨਿਯਮ _ਕੀ ਹੈ, ਸੰਜਮ ਕੀ ਹੈ, ਗਿਆਨ ਅਤੇ ਅਗਿਆਨ ਕੀ ਹੈ? ਰੋਗੀ ਕੌਣ 
ਹੈ, ਸੋਗੀ ਕੌਣ ਹੈ ਅਤੇ ਧਰਮ _ਦੀ ਹਾਨੀ ਕਿਥੇ ਹੁੰਦੀ ਹੈ।੨0੯। ਸੂਰਮਾ ਕੌਣ ਹੈ, ਸੁੰਦਰ 
ਕੌਣ ਹੈ ਅਤੇ ਯੋਗ ਦਾ ਸਾਰ ਕੀ ਹੈ? ਕਰਤਾ ਕੌਣ ਹੈ, ਗਿਆਨੀ ਕੌਣ ਹੈ? ਇਨ੍ਹਾਂ ਦਾ 
ਵਿਚਾਰ-ਅਵਿਚਾਰ _ (ਮੈਨੂੰ) _ਦਸੋ।੨੧0। 


ਭੁਜਾਵਾਂ ਵਾਲੇ ਰੂਪ _ਵਾਲੀ, ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ (ਦੈਂਤ) ਨੂੰ ਨਸ਼ਟ _ਕਰਨ 
ਵਾਲੀ, ਧੂਮੂ ਲੋਚਨ ਨੂੰ ਖ਼ਤਮ _ਕਰਨ _ਵਾਲੀ _ਅਤੇ ਮਹਿਖਾਸੁਰ ਦੇ ਮੱਥੇ ਨੂੰ _ਫੋੜਨ ਵਾਲੀ, 
ਦੈਂਤਾਂ ਦਾ _ਸੰਘਾਰ ਕਰਨ _ਵਾਲੀ, ਨਰਕਾਂ ਤੋਂ ਬਚਾਉਣ ਵਾਲੀ, _ਪਾਪੀਆਂ _ਦਾ ਉਧਾਰ 
ਵਾਲੀ, ਆਕਾਸ਼ _ਅਤੇ _ਪਾਤਾਲ _ਵਿਚ _ਵਿਆਪਕ ਰੂਪ ਵਾਲੀ, ਮਹਿਖਾਸੁਰ ਨੂੰ 


ਕਰਨ 
ਵਾਲੀ 
ਸੁੰਦਰ _ਕੇਸਾਂ _ਦਾ _ਜੂੜਾ _ਕਰਨ _ਵਾਲੀ _ਆਦਿ _ਬਿਰਤੀ! (ਤੇਰੀ) ਜੈ ੨੧੨। 
(ਜਿਸ ਦਾ) ਡਉਰੂ ਡਮ ਡਮ ਕਰ ਕੇ ਵਜਦਾ ਹੈ, ਬਬਰ ਸ਼ੇਰ ਬੁ ਹੈ, ਅਤਿ 
ਅਧਿਕ _ਤੇਜਸਵੀ _ਭੁਜਾਵਾਂ _ਫਰਕਦੀਆਂ _ਹਨ। _ ਸ਼ਸਤ੍ਰ _ਸਜਾ ਕੇ ਹਨੂਮਾਨ ਤੇਰੇ _ਅਗੇ _ ਛਾਲਾਂ 
ਮਾਰਦਾ ਜਾ ਰਿਹਾ ਹੈ ਮਾਨੋ ਦੈਂਤਾਂ ਦੀ ਸੈਨਾ ਨੂੰ ਨਸ਼ਟ ਕਰਨ ਲਈ _ਕਾਲ ਰੂਪ ਹੋਵੇ। 
ਅਤਿ 
ਵਾਲੀ, 
ਜੈਕਾਰ 


ਕਰ 
ਇੱ 
$ 
ਤੈ 


(ਤੋਰੀ) ਜੈ _ਜੈਕਾਰ _ਹੋਵੇ।੨੧੪। 


੪ ਤੇ 


ਸੀ _ਦਸਮ-ਗ੍ਰੰਥ _ਸਾਹਿਬ 


ਦਾਮਿਨੀ ਪ੍ਰਹਾਸਨ ਸੁਛ਼ਬਿ _ਨਿਵਾਸਨ ਸ੍ਰਿਸਟਿ ਪ੍ਰਕਾਸਨ ਗੂੜ _ਗਤੇ। 
ਰਕਤਾਸੁਰ ਆਚਨ ਜੁਧ ਪ੍ਰਮਾਚਨ ਨ੍ਰਿਦੈ ਨਰਾਚਨ ਧਰਮ ਬ੍ਰਿਤੇ। 
ਸ੍ਰੋਣੈਤ ਅਚਿੰਤੀ" ਅਨਲ _ਬਿਵੰਤੀ ਜੋਗ ਜਯੰਤੀ ਖੜਗ _ਧਰੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਪਾਪ _ਬਿਨਾਸਨ ਧਰਮ _ਕਰੇ। _੫। ੨੧੫। 


ਅਘ _ਓਘ ਨਿਵਾਰਨ ਦੁਸਟ ਪ੍ਰਜਾਰਨ ਸ੍ਰਿਸਟਿ ਉਬਾਰਨ ਸੁਧ _ਮਤੇ। 
ਫਣੀਅਰ ਫੁੰਕਾਰਨ ਬਾਘ ਬੁਕਾਰਣ ਸਸਤੁ _ਪ੍ਹਾਰਣ ਸਾਧ ਮਤੇ। 
ਸੈਹਥੀ ਸਨਾਹਨਿ ਅਸਟ ਪੁਬਾਹਨ ਬੋਲ _ਨਿਬਾਹਨ ਤੇਜ ਅਤੁਲੰ। 

ਜੈ ਜੈ ਹੋਸੀ ਮਹਿਖਾਸੁਰ ਮਰਦਨ _ਭੂਮਿ ਅਕਾਸ ਪਤਾਲ _ਜਲੰ। _੬। ੨੧੬। 


ਚਾਚਰਿ _ਚਮਕਾਰਨ _ਛਿਛੁਰ ਹਾਰਨ “ਧੂਮ _ਧੁਕਾਰਨ” ਦੂਪ ਮਥੇ। 

ਦਾੜਵੀ ਪ੍ਰਦੰਤੇ ਜੋਗ _ਜਯੰਤੇ ਮਨੁਜ ਮਥੰਤੇ ਗੂੜ ਕਥੇ। 

ਕਰਮ ਪ੍ਰਣਾਸਨ ਚੰਦ ਪ੍ਰਕਾਸਨ ਸੂਰਜ ਪ੍ਰਤੇਜਨ ਅਸਟਭੁਜੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਭਰਮ _ਬਿਨਾਸਨ ਧਰਮ ਧੁਜੇ। _੭। ੨੧੭। 


ਘੁੰਘਰੂ _ਘਮੰਕਣ _ਸਸਤ੍ਰ _ਝਮੰਕਣ _ਫਣੀਅਰ ਫੁੰਕਾਰਣ ਧਰਮ ਧੁਜੇ। 
ਅਸਟਾਟ ਪ੍ਰਹਾਸਨ ਸ੍ਰਿਸਟਿ ਨਿਵਾਸਨ ਦੁਸਟ ਪ੍ਰਣਾਸਨ _ਚਕੂ _ਗਤੇ। 
ਕੇਸਰੀ ਪ੍ਰਵਾਹੇ ਸੁਧ _ਸਨਾਹੇ ਅਗਮ _ਅਥਾਹੇ ਏਕ ਬ੍ਰਿਤੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਕੁਮਾਰਿ ਅਗਾਧ ਬ੍ਰਿਤੇ। ੮। ੨੧੮। 


ਸੁਰ ਨਰ ਮੁਨਿ _ਬੰਦਨ ਦੁਸਟ ਨਿਕੰਦਨ ਭ੍ਰਿਸਟ ਬਿਨਾਸਨ ਮਿਰਿਤ ਮਥੇ। 
ਕਾਵਰੂ _ਕੁਮਾਰੇ ਅਧਮ _ਉਧਾਰੇ ਨਰਕ _ਨਿਵਾਰੇ ਆਦਿ ਕਥੇ। 

ਕਿੰਕਣੀ ਪੁਸੋਹਣਿ ਸੁਰ ਨਰ _ਮੋਹਣਿ ਸਿੰਘਾਰੋਹਣਿ ਬਿਤਲ _ਤਲੇ। 

ਜੈ ਜੈ ਹੋਸੀ ਸਭ ਠਉਰਿ ਨਿਵਾਸਨ ਬਾਇ ਪਤਾਲ ਅਕਾਸ ਅਨਲੇ। ੯। ੨੧੯। 


ਅਕਾਲ _ ਉਸਤਤਿ ੪੩ 


ਹੇ ਬਿਜਲੀ ਦੀ ਚਮਕ _ਵਰਗੇ _ਹਾਸੇ ਵਾਲੀ, ਅਤਿ ਸੁੰਦਰਤਾ ਵਿਚ ਨਿਵਾਸ ਕਰਨ 


ਵਾਲੀ (ਅਤਿਅੰਤ ਸੁੰਦਰੀ), ਸ੍ਰਿਸ਼ਟੀ ਦਾ ਪ੍ਰਕਾਸ਼ ਕਰਨ _ਵਾਲੀ, ਗੰਭੀਰ ਗਤੀ ਵਾਲੀ, ਦੈਂਤਾਂ 
ਦਾ ਲਹੂ ਪੀਣ ਵਾਲੀ, ਯੁੱਧ _ਵਿਚ _ਉਤਸਾਹ ਵਧਾਉਣ ਵਾਲੀ, ਜ਼ਾਲਮਾਂ ਨੂੰ ਖਾ ਜਾਣ ਵਾਲੀ, 
ਧਾਰਮਿਕ _ਬਿਰਤੀ _ਵਾਲੀ, _ਲਹੂ ਪੀਣ _ ਵਾਲੀ, _ ਅਗਨੀ _ਉਗਲਣ _ ਵਾਲੀ, _ਯੋਗ-ਮਾਇਆ 
ਦਾ ਨਾਸ਼ _ਕਰਨ _ ਵਾਲੀ, _ਧਰਮ _ਦੀ _ ਸਥਾਪਨਾ _ਕਰਨ _ ਵਾਲੀ! _ (ਤੇਰੀ) ਜੈ _ਜੈਕਾਰ 
ਹੌਵੇ।੨੧੫। 

(ਹੇ) ਸਾਰੇ ਪਾਪਾਂ ਨੂੰ ਖ਼ਤਮ _ਕਰਨ _ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਸ੍ਰਿਸ਼ਟੀ ਦਾ 
ਉਂਧਾਰ _ਕਰਨ _ਵਾਲੀ _ਅਤੇ ਸ਼ੁੱਧ _ਮਤ _ਵਾਲੀ, (ਗਲ _ਵਿਚ _ਪਾਏ) ਫੁੰਕਾਰਦੇ ਸੱਪਾਂ _ਵਾਲੀ, 
ਸ਼ੇਰ ਨੂੰ _ਬੁਕਾਉਣ ਵਾਲੀ, _ਸ਼ਸਤ੍ਰਾਂ _ ਨੂੰ ਚਲਾਉਣ _ਵਾਲੀ _ਅਤੇ _ਸਾਧੂ _ਮਤ _ਵਾਲੀ, _ਸੈਹਥੀ 


ਆਕਾਸ਼, _ਪਾਤਾਲ ਅਤੇ _ਜਲ ਵਿਚ (ਨਿਵਾਸ ਕਰਨ _ਵਾਲੀ! ਤੇਰੀ) ਜੈ _ਜੈਕਾਰ _ਹੋਵੇ।੨੧੬। 

(ਹੇ _ਯੁੱਧ-ਭੂਮੀ _ਵਿਚ) _ ਸ਼ਸਤ੍ਰ _ ਨੂੰ ਚਮਕਾਉਣ _ਵਾਲੀ, _ਚਿੱਛੁਰ _ਰਾਖਸ਼ ਨੂੰ ਮਾਰਨ 
ਵਾਲੀ, ਧੂਮੂਲੋਚਨ ਦੈਂਤ ਨੂੰ (ਬੋਟੀ ਬੋਟੀ ਕਰ ਕੇ) ਮਾਰਨ ਵਾਲੀ; ਅਤੇ (ਵੈਰੀਆਂ ਦੇ) ਹੰਕਾਰ 
ਮੌਥਣ ਵਾਲੀ, ਅਨਾਰ _ਦੇ _ਦਾਣਿਆਂ ਵਰਗੇ _(ਸੋਹਣੇ ਅਤੇ ਪੌਕੇ) ਦੰਦਾਂ ਵਾਲੀ, _ਯੋਗ- 


02੧੨ 


ਕਰਨ _ਵਾਲੀ _ਅਤੇ _ਧਰਮ _ਦੀ _ਧੁਜਾ! (ਤੇਰੀ) ਜੈ ਜੈਕਾਰ _ਹੋਵੇ।੨੧੭। 

(ਹੇ _ਯੁੱਧ-ਭੂਮੀ _ਵਿਚ) ਪੈਰਾਂ ਦੇ ਘੁੰਘਰੂ _ਛਣਕਾਉਣ ਵਾਲੀ, ਸ਼ਸਤ੍ਰਾਂ _ਨੂੰ ਚਮਕਾਉਣ 
ਵਾਲੀ, ਸੱਪਾਂ ਦੀ ਫੁੰਕਾਰ ਵਾਲੀ ਅਤੇ ਧਰਮ _ਦੀ ਧੁਜਾ ਦੇ ਸਰੂਪ ਵਾਲੀ, _ਠਾਹ-ਠਾਹ _ਕਰ 
ਕੇ ਹੱਸਣ ਵਾਲੀ, ਸ੍ਰਿਸ਼ਟੀ ਵਿਚ ਨਿਵਾਸ ਕਰਨ _ਵਾਲੀ, ਦੁਸ਼ਟਾਂ `ਦਾ ਨਾਸ਼ ਕਰਨ _ਵਾਲੀ 
ਅਤੇ ਚੌਹਾਂ _ਚੱਕਾਂ _ਵਿਚ _ਗਤਿਮਾਨ _ਹੋਣ ਵਾਲੀ, _ਸ਼ੇਰ _ਉਤੇ _ਸਵਾਰੀ _ਕਰਨ _ਵਾਲੀ, _ਪੌਕੇ 
ਦੈਂਤ ਨੂੰ ਮਾਰਨ ਵਾਲੀ, ਆਦਿ ਕੁਮਾਰੀ ਅਤੇ _ਅਗਾਧ ਵਾਲੀ! (ਤੇਰੀ) ਜੈ _ਜੈਕਾਰ 
ਹੌਂਵੇ।੨੧੮। 


ਕੈ ਨਰ 


ਵਾਲੀ, ਹੇ _ਕਾਵਰੂ _ਦੀ ਕੁਮਾਰੀ _(ਕਾਮੇਖਿਆ ਦੇਵੀ!) 
ਵਾਲੀ _ਤੜਾਗੀ ਬੰਨ੍ਹਣ ਵਾਲੀ, ਦੇਵਤਿਆਂ ਅਤੇ ਮਨੁੱਖਾਂ ਨੂੰ ਮੋਹਣ ਵਾਲੀ, ਸ਼ੇਰ _ਦੀ ਸਵਾਰੀ 


ਕਰਨ _ਵਾਲੀ ਅਤੇ _ਬਿਤਲ (ਦੂਜਾ _ਪਾਤਾਲ) _ਤਕ _ਵਿਚਰਨ _ਵਾਲੀ, ਪੌਣ, _ਪਾਤਾਲ, ਆਕਾਸ਼ 
ਅਤੇ ਅਗਨੀ ਵਿਚ _ਸਭ _ਥਾਂ ਨਿਵਾਸ ਕਰਨ _ਵਾਲੀ ਹੈਂ, (ਤੇਰੀ) ਜੈ ਜੈਕਾਰ ਹੋਵੇ।੨੧੯। 


ਸੀ _ਦਸਮ-ਗ੍ਰੰਥ _ਸਾਹਿਬ 


ਸੰਕਟੀ ਨਿਵਾਰਣ ਅਧਮ _ਉਧਾਰਣ ਤੇਜ ਪੁਕਰਖਣ'" ਤੁੰਦ ਤਬੇ। 

ਦੁਖ ਦੋਖ _ਦਹੰਤੀ ਜੁਆਲ ਜਯੰਤੀ ਆਦਿ ਅਨਾਦਿ ਅਗਾਧ _ਅਛੇ। 
ਸੁਧਤਾ ਸਮਰਪਣ ਤਰਕ _ਬਿਤਰਕਣ _ਤਪਤ ਪ੍ਰਤਾਪਣ ਜਪਤ _ਜਿਵੈ। 

ਜੈ ਜੈ ਹੋਸੀ ਸਸਤੁ _ਪੁਕਰਖਣ ਆਦਿ _ਅਨੀਲ _ਅਗਾਧਿ- _ਅਭੈ। _੧0। _੨੨0। 


ਚੰਚਲਾ _ਚ਼ਖੰਗੀ ਅਲਕ _ਭੁਜੰਗੀ ਤੁੰਦ ਤੁਰੰਗਣ ਤਿਛ ਸਰੇ। 
ਕਰਕਸਾ ਕੁਠਾਰੇ ਨਰਕ _ਨਿਵਾਰੇ ਅਧਮ ਉਧਾਰੇ ਤੂਰ _ਭਜੇ। 
ਦਾਮਿਨੀ ਦਮੰਕੇ ਕੇਹਰਿ ਲੈਕੇ ਆਦਿ _ਅਤੈਕੇ ਕੂਰ _ਕਥੇ। 
ਜੈ ਜੈ ਹੋਸੀ ਰਕਤਾਸੁਰ ਖੰਡਣ ਸੁੰਭ ਚਕ੍ਰਤਨ _ਨਿਸੁੰਭ _ਮਥੇ। _੧੧। ੨੨੧। 


ਬਾਰਿਜ _ਬਿਲੋਚਨ _ਬ੍ਰਿਤਨ _ਬਿਮੋਚਨ ਸੋਚ _ਬਿਸੋਚਨ ਕਉਚ _ਕਸੇ। 

ਦਾਮਿਨੀ ਪੁਹਾਸੇ ਸੁਕ ਸਰ ਨਾਸੇ ਸੁਬ੍ਹਿਤ ਸੁਬਾਸੇ ਦੁਸਟ ਗੂਸੇ। 

ਚੰਚਲਾ ਪ੍ਰਿਅੰਗੀ ਬੇਦ ਪੁਸੰਗੀ ਤੇਜ ਤੁਰੰਗੀ ਖੰਡ ਅਸੁਰੰ=। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨਾਦਿ ਅਗਾਧਿ _ਉਰਧੰ। _੧੨। ੨੨੨। 


ਚਾਚਰੀ _ਪ੍ਰਜੋਧਨ ਦੁਸਟ _ਬਿਰੋਧਨ ਰੋਸ _ਅਰੋਧਨ _ਕੂਰ _ਬ੍ਰਿਤੇ। 
ਧੂਮ੍ਹਾਛ ਬਿਧੁੰਸਨ ਪ੍ਲੈ ਪ੍ਰਜੁੰਸਨ ਜਗਿ _ਬਿਧੁੰਸਨ ਸੁਧ _ਮਤੇ। 
ਜਾਲਪਾ ਜਯੰਤੀ _ਸਤ੍ਹ _ਮਥੰਤੀ ਦੁਸਟ ਪੁਰ ਦਾਹਨ _ਗਾੜ _ਮਤੇ। 
ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਗਾਧਿ _ਗਤੇ। _੧੪। _੨੨੪। 


ਖਤ੍ਰਿਆਣਿ ਖਤੰਗੀ ਅਭੈ _ਅਭੰਗੀ ਆਦਿ _ਅਨੰਗੀ _ਅਗਾਧਿ _ਗਤੇ। 
ਬ੍ਰਿੜਲਾਛ _ਬਿਹੰਡਣ ਚਛਰ _ਦੰਡਣ ਤੇਜ ਪੁਚੰਡਣ ਆਦਿ ਬ੍ਿਤੇ। 

ਸੁਰ ਨਰ ਪ੍ਰਤਿਪਾਰਣ ਪਤਿਤ _ਉਧਾਰਣ ਦੁਸਟ ਨਿਵਾਰਣ ਦੋਖ _ਹਰੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਬਿਸ ਬਿਧੁੰਸਨ ਸ੍ਰਿਸਟਿ ਕਰੇ। ੧੫। ੨੨੫। 


ਅਕਾਲ _ ਉਸਤਤਿ ੪੪ 


ਜਿਵਾਉਣ ਵਾਲੀ, ਸ਼ਸਤ੍ਰਾਂ _ਨੂੰ ਚਲਾਉਣ ਵਾਲੀ _ਅਤੇ ਆਦਿ, _ਅਨੀਲ (ਗਿਣਤੀ ਤੋਂ ਪਰੇ), 
ਅਗਾਧ _ਅਤੇ _ਅਭੈ _ਸਰੂਪ _ਵਾਲੀ! (ਤੇਰੀ) ਜੈ _ਜੈਕਾਰ _ਹੋਵੇ।੨੨0। 
ਚੰਚਲ ਨੈਣਾਂ ਅਤੇ ਅੰਗਾਂ ਵਾਲੀ, _ਸੱਪਣੀਆਂ ਵਰਗੀਆਂ ਜ਼ੁਲਫ਼ਾਂ ਵਾਲੀ, ਫੁਰਤੀਲੇ 


ਵਾਲੀ! (ਤੇਰੀ) ਜੈ ਜੈਕਾਰ ਹੋਵੇ।੨੨੧। 
(ਹੇ) ਕਮਲ ਵਰਗੀਆਂ ਅੱਖਾਂ ਵਾਲੀ, ਸੋਗ ਅਤੇ ਉਦਾਸੀ ਨੂੰ ਮਿਟਾਉਣ ਵਾਲੀ, 


ਨੂੰ ਗੁਸਣ ਵਾਲੀ, ਬਿਜਲੀ ਵਰਗੇ _ ਸੁੰਦਰ ਸ਼ਰੀਰ _ਵਾਲੀ, ਵੇਦ ਦੇ ਪ੍ਰਸੰਗ ਵਾਲੀ, ਤੇਜ਼ ਘੋੜੀ 
ਦੀ ਚਾਲ ਵਾਲੀ, ਦੈਂਤਾਂ ਦਾ ਖੰਡਨ ਕਰਨ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ ਅਤੇ 


ਆਦਿ, ਅਨਾਦਿ, _ਅਗਾਧ, _ਉਪਰ ਨੁੰ ਉਠਣ ਵਾਲੀ! (ਤੇਰੀ) ਜੈ _ਜੈਕਾਰ ਹੋਵੇ।੨੨੨। 


(ਜਿਸ ਦੇ ਲਕ ਨਾਲ) ਬੰਨ੍ਹੀਆਂ _ਕਿੰਨਕੀਆਂ ਜੋ __ਇਕ-ਸਮਾਨ _ਵਜਦੀਆਂ _ਹਨ, ਜਿਨ੍ਹਾਂ 


ਦੇ ਸੁਰ ਨੂੰ ਸੁਣ ਕੇ ਭਰਮ ਅਤੇ ਭੈ ਭਜ ਜਾਂਦੇ ਹਨ; ਉਸ ਆਵਾਜ਼ ਨੂੰ ਸੁਣ ਕੇ ਕੋਇਲ ਵੀ 
ਸ਼ਰਮਾਉਂਦੀ ਹੈ, ਪਾਪ ਦੂਰ ਹੋ ਜਾਂਦੇ ਹਨ, ਹਿਰਦੇ ਵਿਚ ਸੁਖ (ਸ਼ਾਂਤੀ) ਪੈਦਾ ਹੁੰਦੀ ਹੈ; (ਹੇ) 
ਦੁਰਜਨਾਂ ਦੀ ਫ਼ੌਜ ਨੂੰ ਮਾਰਨ ਵਾਲੀ, ਤਨ ਮਨ _ਵਿਚ _ਰੀਝਣ ਵਾਲੀ ਅਤੇ ਭੈ ਨਾਲ ਯੁੱਧ- 

ਤੋਂ ਨ ਭੱਂ ਵਾਲੀ, ਮਹਿਖਾਸੁਰ ਨੂੰ ਮਾਰਨ _ਵਾਲੀ, ਚੰਡ _ਰਾਖਸ਼ ਨੂੰ __ਚੀਰਨ ਵਾਲੀ, 


ਕਰਨ ਵਾਲੀ (ਪਰਲੋ _ਮਚਾਉਣ ਵਾਲੀ), ਜਗਤ _ਦਾ ਵਿਨਾਸ਼ ਕਰਨ ਵਾਲੀ, ਸ਼ੁੱਧ 
ਵਾਲੀ, _ਜਾਲਪਾ ਪਰਬਤ _ਨੂੰ ਜਿਤਣ _ਵਾਲੀ _(ਭਾਵ _ਜਾਲਪਾ ਦੇਵੀ), ਵੈਰੀਆਂ ਨੂੰ ਬਰਬਾਦ 


ਮਾਰਨ ਵਾਲੀ, _ਆਦਿ-ਜੁਗਾਦਿ ਤੋਂ _ਅਗਾਧ _ਗਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ।੨੨੪। 


ਮਹਿਖਾਸੁਰ ਨੂੰ ਮਾਰਨ ਵਾਲੀ, ਵਿਸ਼ਵ ਨੂੰ ਨਸ਼ਟ ਕਰਨ ਵਾਲੀ ਅਤੇ ਸ੍ਰਿਸ਼ਟੀ ਦੀ ਸਿਰਜਨਾ 
ਕਰਨ ਵਾਲੀ! (ਤੇਰੀ) ਜੈ ਜੈਕਾਰ _ਹੋਵੇ।੨੨੫। 


ਸੀ _ਦਸਮ-ਗ੍ਰੰਥ _ਸਾਹਿਬ 


ਦਾਮਿਨੀ ਪ੍ਰਕਾਸੇ ਉਨਤ" ਨਾਸੇ ਜੋਤਿ ਪੁਕਾਸੇ _ਅਤੁਲ _ਬਲੇ। 

ਦਾਨਵੀ ਪ੍ਰਕਰਖਣ ਸਰ ਵਰ _ਵਰਖਣ ਦੁਸਟ ਪ੍ਰਧਰਖਣ _ਬਿਤਲ _ਤਲੇ। 
ਅਸਟਾਯੁਧ _ਬਾਹਣ ਬੋਲ _ਨਿਬਾਹਣ ਸੰਤ _ਪਨਾਹਣ _ਗੂੜ _ਗਤੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ _ਅਨਾਦਿ _ਅਗਾਧਿ _ਬ੍ਰਿਤੇ। ੧੬। ੨੨੬। 


ਦੁਖ ਦੋਖ ਪ੍ਰਭਛਣ ਸੇਵਕ _ਰਛਣ ਸੰਤ ਪ੍ਰਤਛਣ ਸੁਧ ਸਰੇ। 
ਸਾਰੰਗ ਸਨਾਹੇ ਦੁਸਟ ਪੁਦਾਹੇ ਅਰਿ ਦਲ ਗਾਹੇ> ਦੋਖ ਹਰੇ। 
ਗੰਜਨ _ਗੁਮਾਨੇ _ਅਤੁਲ ਪ੍ਰਵਾਨੇ ਸੈਤਿ ਜਮਾਨੇ ਆਦਿ ਅੰਤੇ। 
ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ _ਪੁਦਛਨ ਦੁਸਟ ਹੈਤੇ। ੧੭। ੨੨੭। 


ਕਾਰਣ _ਕਰੀਲੀ ਗਰਬ _ਗਹੀਲੀ ਜੋਤਿ _ਜਿਤੀਲੀ ਤੁੰਦ ਮਤੇ। 

ਅਸਟਾਇਧ ਚਮਕਣ _ਸਸਤ੍ਰ _ਝਮਕਣ _ਦਾਮਿਨਿ ਦਮਕਣ ਆਦਿ ਬ੍ਰਿਤੇ। 
ਡੁਕਡੁਕੀ ਡਮੰਕੈ _ਬਾਘ _ਬਬੋਕੈ ਭੁਜਾ ਫਰੈਕੈ ਸੁਧ _ਗਤੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ _ਮਤੇ। ੧੮।੨੨੮। 


ਚਛਰਾਸੁਰ ਮਾਰਣ ਨਰਕ _ਨਿਵਾਰਣ ਪਤਿਤ _ਉਧਾਰਣ ਏਕ ਭਟੇ। 
ਪਾਪਾਨ _ਬਿਹੰਡਨ ਦੁਸਟ ਪੁਚੰਡਣ ਖੰਡ _ਅਖੰਡਣ ਕਾਲ ਕਟੇ। 

ਚੰਦਰਾਨਨ _ਚਾਰੈ ਨਰਕ _ਨਿਵਾਰੈ ਪਤਿਤ ਉਧਾਰੈ ਮੁੰਡ ਮਥੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਧੂਮੂ ਬਿਧੁੰਸਨ ਆਦਿ ਕਥੇ। ੧੯। ੨੨੯। 


ਰਕਤਾਸੁਰ ਮਰਦਨ ਚੰਡ ਚਕੂਦਨ ਦਾਨਵ ਅਰਦਨ _ਬਿੜਾਲ ਬਧੇ। 

ਸਰ ਧਾਰ _ਬਿਬਰਖਣ _ਦੁਰਜਨ _ਧਰਖਣ _ਅਤੁਲ ਅਮਰਖਣ ਧਰਮ _ਧੁਜੇ। 
ਧੂਮ੍ਹਾਛ ਬਿਧੁੰਸਨ ਸ੍ਰੋਣਤ ਚੁੰਸਨ ਸੁੰਭ _ਨਿਪਾਤ ਨਿਸੁੰਭ ਮਥੇ। 

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧਿ _ਕਥੇ। ੨0। ੨੩0। 


“ਉਨਤਨ” . “ਸਾਰੇ” 


ਅਕਾਲ _ ਉਸਤਤਿ ੪੫ 


ਪ੍ਰਕਾਸ਼ _ਵਾਲੀ ਅਤੁੱਲ _ਬਲ _ਵਾਲੀ, ਦੈਂਤਾਂ ਦੀ ਫ਼ੌਜ ਨੂੰ _(ਯੁੱਧ-ਭੂਮੀ _ਵਿਚ) _ਮਧੋਲਣ 
ਵਾਲੀ, ਚੰਗੇ _ਤੀਰਾਂ ਦੀ _ਵਰਖਾ _ਕਰਨ _ਵਾਲੀ, ਦੁਸ਼ਟਾਂ ਨੂੰ ਧਮਕਾਉਣ ਵਾਲੀ _ਅਤੇ _ਵਿਤਲ 
(ਦੂਜਾ _ਪਾਤਾਲ) _ਤਕ _ਪਸਰਨ _ਵਾਲੀ, _ਔਠ _ਕਿਸਮਾਂ ਦੇ _ਹੱਥਿਆਰਾਂ ਨੂੰ _ਚਲਾਉਣ ਵਾਲੀ, 
ਬੋਲਾਂ ਨੂੰ ਨਿਭਾਉਣ ਵਾਲੀ, ਸੰਤਾਂ ਨੂੰ _ਓਟ _ਦੇਣ ਵਾਲੀ _ਅਤੇ _ਗੰਭੀਰ _ਗਤੀ _ਵਾਲੀ, 
ਮਹਿਖਾਸੁਰ _ਨੂੰ ਮਾਰਨ _ਵਾਲੀ, _ਆਦਿ-ਅਨਾਦਿ _ਕਾਲ ਤੋਂ _ਅਗਾਧ _ ਸੁਭਾ _ਵਾਲੀ! _ (ਤੇਰੀ) 
ਜੈ _ਜੈਕਾਰ _ਹੋਵੇ।੨੨੬। 

(ਹੇ) ਦੁਖਾਂ ਅਤੇ ਦੋਖਾਂ ਨੂੰ ਖਾ ਜਾਣ ਵਾਲੀ, ਸੇਵਕਾਂ ਦੀ ਰਖਿਆ _ਕਰਨ _ਵਾਲੀ 
ਸੰਤਾਂ ਨੂੰ ਪੁਤੱਖ _ਹੋਣ ਵਾਲੀ, _ਤਿਖੇ _ਤੀਰਾਂ ਵਾਲੀ (ਜਾਂ ਸ਼ੁੱਧ _ਸਰੋਵਰ ਵਾਲੀ), _ਤਲਵਾਰ 
ਪੁਵਾਨਿਆਂ ਵਾਲੀ, _ਅੰਤ ਸਮੇਂ _ਜ਼ਾਮਨ ਵਜੋਂ ਪੇਸ਼ ਆਉਣ ਵਾਲੀ, ਆਦਿ ਤੋਂ ਅੰਤ ਤਕ 

ਨ ਵਾਲੀ, _ਸਾਧੂ ਰੁਚੀਆਂ ਵਾਲਿਆਂ ਨੂੰ ਪ੍ਰਤੱਖ _ਹੋਣ 


ਸੁਰ ਦੂ ਮਾਰਨ ਹੁ 
ਦੁਸ਼ਟਾਂ ਨੂੰ _ਮਾਰਨ _ਵਾਲੀ! _ (ਤੇਰੀ) _ਜੈ _ਜੈਕਾਰ _ਹੋਵੇ।੨੨੭। 


ਅਤੇ ਆਦਿ _ ਅਨਾਦਿ ਜੁਗਾਦਿ _(ਇਕ-ਸਮਾਨ) _ਮਤ ਵਾਲੀ! (ਤੇਰੀ) ਜੈ _ਜੈਕਾਰ ਹੋਵੇ।੨੨੮। 
(ਹੇ) ਚਿੱਛਰ ਦੈਂਤ ਨੂੰ ਮਾਰਨ _ਵਾਲੀ, ਨਰਕਾਂ ਤੋਂ ਬਚਾਉਣ ਵਾਲੀ, _ਪਤਿਤਾਂ _ਦਾ 
ਚੰਡਣ ਵਾਲੀ, _ਨ ਖੰਡਿਤ ਹੋ ਸਕਣ _ਵਾਲਿਆਂ ਦਾ ਖੰਡਨ ਕਰਨ _ਵਾਲੀ ਅਤੇ ਮ੍ਰਿਤੂ ਨੂੰ 


(ਹੇ) ਰਕਤ ਬੀਜ _ਰਾਖਸ਼ ਨੂੰ ਮਾਰਨ ਵਾਲੀ, ਚੰਡ ਦੈਂਤ ਨੂੰ _ਚੀਰਨ ਵਾਲੀ, _ਦਾਨਵਾਂ 
ਨੂੰ _ਦਲਣ ਵਾਲੀ, _ਬਿੜਾਲ ਦੈਂਤ ਦਾ ਬੋਧ _ਕਰਨ _ਵਾਲੀ, ਤੇਜ਼ ਤੀਰਾਂ ਦੀ ਝੜੀ ਲਗਾਉਣ 
ਵਾਲੀ, _ਦੁਰਜਨਾਂ ਨੂੰ ਧਮਕਾਉਣ _ਵਾਲੀ, _ਅਤੁਲ ਕ੍ਰੋਧ _ਵਾਲੀ _ਅਤੇ _ਧਰਮ _ਦੀ _ਧੁਜਾ _ਮੌਨੀ 
ਜਾਣ ਵਾਲੀ, _ਧੂਮੂ-ਨੈਨ _ਦਾ ਨਾਸ਼ _ਕਰਨ _ਵਾਲੀ _(ਰਕਤ ਬੀਜ _ਦਾ) ਲਹੂ _ਪੀਣ ਵਾਲੀ, 
ਸੁੰਭ ਨੂੰ ਮਾਰਨ ਵਾਲੀ, ਨਿਸੁੰਭ ਨੂੰ _ਮੌਥਣ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿ- 
ਕਾਲ _ਤੋ ਅਣਗਿਣਤ _ ਅਤੇ _ ਅਗਾਧ _ ਪ੍ਰਸੰਗ _ਵਾਲੀ! (ਤੇਰੀ) ਜੈ _ਜੈਕਾਰ _ਹੋਵੇ।੨੩0। 


੪੬ ਸੀ _ਦਸਮ-ਗ੍ਰੰਥ _ਸਾਹਿਬ 


ਤੂਪੁਸ਼/ਇ/ _ਪਾਧੜ _ਛੰਦਾ 


ਤੁਮ ਕਹੋਂ ਦੇਵ ਸਰਬੰ _ਬਿਚਾਰ। ਜਿਮ ਕੀਓ ਆਪਿ ਕਰਤੇ ਪਸਾਰ। 
ਜਦਪਿ _ਅਭੂਤ _ਅਨਭੈ _ਅਨੰਤ। ਤਉ ਕਹੋਂ ਜਥਾ ਮਤਿ ਤ੍ਰੈਣ ਤੰਤ। ੧। ੨੩੧। 
ਕਰਤਾ _ਕਰੀਮ _ਕਾਦਿਰ _ਕ੍ਰਿਪਾਲ। _ਅਦ੍ੈ _ਅਭੂਤ _ਅਨਭੈ _ਦਿਆਲ। 
ਦਾਤਾ ਦੁਰੰਤ ਦੁਖ ਦੋਖ ਰਹਤ। ਜਿਹ ਨੇਤਿ ਨੇਤਿ ਸਭ ਬੇਦ _ਕਹਤ। ੨। ੨੩੨। 


ਕਈ ਊਚ ਨੀਚ ਕੀਨੋ ਬਨਾਉ। ਸਭ ਵਾਰ ਪਾਰ ਜਾ ਕੋ ਪ੍ਰਭਾਉ। 
ਸਭ ਜੀਵ ਜੰਤ ਜਾਨੰਤ ਜਾਹਿ। ਮਨ ਮੂੜ ਕਿਉ ਨ ਸੇਵੰਤ ਤਾਹਿ। ੩। ੨੩੩। 
ਕਈ ਮੂੜ ਪਤ੍ਰ ਪੂਜਾ _ਕਰੰਤ। ਕਈ ਸਿਧ ਸਾਧੁ ਸੂਰਜ _ਸਿਵੰਤ। 
ਕਈ _ਪਲਟਿ ਸੂਰਜ ਸਿਜਦਾ ਕਰਾਇ। ਪ੍ਰਭ ਏਕ ਰੂਪ ਦੂ ਕੈ ਲਖਾਇ। ੪। ੨੩੪। 


ਅਨਛਿਜ ਤੇਜ _ਅਨਭੈ _ਪੁਕਾਸ। _ਦਾਤਾ _ਦੁਰੰਤ ਅਦੂੈ _ਅਨਾਸ। 

ਸਭ ਰੋਗ ਸੋਗ ਤੇ ਰਹਤ ਰੂਪ। _ਅਨਭੈ ਅਕਾਲ ਅਛੈ ਸਰੂਪ। ੫। ੨੩੫। 
ਕਰੁਣਾ ਨਿਧਾਨ ਕਾਮਿਲ ਕ੍ਰਿਪਾਲ। ਦੂਖ ਦੋਖ _ਹਰਤ- ਦਾਤਾ _ਦਿਆਲ। 
ਅੰਜਨ _ਬਿਹੀਨ _ਅਨਭੰਜ _ਨਾਥ। _ਜਲ _ਥਲ _ਪ੍ਰਭਾਉ ਸਰਬਤ _ਸਾਥ। _੬। ੨੩੬। 


ਜਾਤਿ ਪਾਤਿ ਨਹੀ ਭੇਦ ਭਰਮ। ਜਿਹ ਰੰਗ ਰੂਪ ਨਹੀ ਏਕ _ਧਰਮ। 

ਸਤੁ ਮਿਤੁ ਏਕ _ਸਾਰ। ਅਛੈ> ਸਰੂਪ ਅਬਿਚਲ ਅਪਾਰ। ੭। ੨੩੭। 
ਜਾਇ ਜਿਹ ਰੂਪ ਰੇਖ। ਕਹਿ ਬਾਸੁ ਤਾਸੁ ਕਹਿ ਕਉਨੁ ਭੇਖ। 

ਤਾਸੁ ਹੈ ਕਵਨ ਜਾਤਿ। ਜਿਹ ਸਤੁ ਮਿਤ੍ਰ ਨਹੀ ਪੁਤ ਭ੍ਰਾਤ। ੮। ੨੩੮। 


ਕਰੁਣਾ ਨਿਧਾਨ ਕਾਰਣ _ਸਰੂਪ। ਜਿਹ _ਚਕ੍ਹ ਚਿਹਨ ਨਹੀ ਰੰਗ ਰੂਪ। 

ਜਿਹ ਖੇਦ ਭੇਦ ਨਹੀ ਕਰਮ _ਕਾਲ। ਸਭ ਜੀਵ ਜੰਤ ਕੀ ਕਰਤ ਪਾਲ। ੯। ੨੩੯। 
ਉਰਧੰ _ਬਿਰਹਤ _ਸਿਧ ਸਰੂਪ। _ਬੁਧੰ ਅਪਾਲ ਜੁਧੰ _ਅਨੂਪ। 

ਜਿਹ ਰੂਪ ਰੇਖ ਨਹੀ ਰੰਗ _ਰਾਗ। _ਅਨਛਿਜ ਤੇਜ ਅਨਭਿਜ _ਅਦਾਗ। _੧0। _੨੪0। 


੧. 'ਪਾਤਰ”, 'ਪਿਤੁ” _ ੨. “ਰਹਤ” ੩. 'ਅਛ੍ਰ 


ਅਕਾਲ _ ਉਸਤਤਿ ੪੬ 


ਤੰਗੀ /ਕਰਆ ਨਲ/ _ਪਾਠਤਾ ਛੰਦ 
ਹੇ ਦੇਵ! ਤੁਸੀਂ ਇਹ ਸਭ _ਵਿਚਾਰ ਪੂਰਵਕ ਦਸੋ ਕਿ _ਕਰਤੇ ਨੇ (ਸਾਰੀ ਸ੍ਰਿਸ਼ਟੀ 
ਦਾ) ਪਸਾਰ ਕਿਵੇਂ ਕੀਤਾ ਹੈ? ਭਾਵੇਂ (ਉਹ) ਭੌਤਿਕ ਤੌਤ੍ਹਾਂ ਤੋਂ ਪਰੇ, ਭੈ-ਰਹਿਤ ਅਤੇ ਬੇਅੰਤ 
ਹੈ ਤਾਂ ਵੀ ਆਪਣੀ ਜਿਹੋ ਜਿਹੀ ਬੁੱਧੀ ਹੈ, ਉਸ _ਦੀ ਵਿਵਸਥਾ _ਦਸਦਾ ਹਾਂ।੨੩੧। (ਉਹ 
ਪਰਮਾਤਮਾ _ਸਭ _ਦਾ) ਕਰਤਾ ਹੈ, _ਬਖਸ਼ਿਸ਼ ਕਰਨ _ਵਾਲਾ ਹੈ, ਸ਼ਕਤੀ _ਵਾਲਾ ਹੈ, _ਕ੍ਰਿਪਾਲੂ 
ਨ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ 
ਰਹਿਤ ਹੈ, ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ 
ਕਹਿੰਦੇ ਹਨ।੨੩੨। 
(ਉਸ ਨੇ) ਕਈ ਉਚੇ ਤੇ ਨੀਵੇਂ ਬਣਾਉ ਬਣਾਏ _ਹਨ, _ਉਰਾਰ ਪਾਰ (ਉਸੇ ਦਾ) 
ਪ੍ਰਭਾਵ ਹੈ, ਜੋ ਸਾਰੇ ਜੀਵਾਂ ਜੰਤੂਆਂ _ਦੀ _ਗਤਿਵਿਧੀ ਨੂੰ ਜਾਣਦਾ _ਹੈ। _(ਹੇ) ਮੂਰਖ ਮਨ! 

ਨ 


ਕਈ _ਸੂਰਜ ਦੇ ਉਲਟ (ਪੱਛਮ) ਵਲ ਸਿਜਦਾ ਕਰਦੇ ਹਨ; ਪੁਭੂ `ਤਾਂ `_ਇਕ ਰੂਪ ਵਾਲਾ 
ਹੈ, (ਫਿਰ ਉਸ ਨੂੰ) ਦ੍ਰੈਤ ਰੂਪ ਵਿਚ ਕਿਵੇਂ ਵੇਖਿਆ _ਜਾ _ਸਕਦਾ _ਹੈ।੨੩੪। 
(ਉਹ ਪ੍ਰਭੂ) _ਨ _ਛਿੱਜਣ ਵਾਲੇ _ਤੇਜ ਹੈ _ਅਤੇ ਉਹ _ਸੁਤਹ-ਸਿੱਧ ਪੁਕਾਸ਼ਿਤ 


ਵਾਲਾ ਦੁ 
ਦੈਤ ਸਰੂਪ ਅਤੇ _ਨਾਸ਼-ਰਹਿਤ ਹੈ; ਉਹ _ਸਭ ਰੋਗਾਂ 
ਸੋਗਾਂ ਤੋਂ _ਰਹਿਤ ਰੂਪ _ਵਾਲਾ ਹੈ; _ਭੈ-ਰਹਿਤ, _ਕਾਲ-ਰਹਿਤ, _ਨਾਸ਼-ਰਹਿਤ _ਸਰੂਪ _ਵਾਲਾ 
ਹੈ।੨੩੫। (ਉਹ) ਕ੍ਰਿਪਾ ਦਾ ਖ਼ਜ਼ਾਨਾ ਹੈ, ਪੂਰਨ ਕ੍ਰਿਪਾਲੂ ਹੈ, _ਦੁਖ-ਦੋਖ ਨੂੰ _ਨਸ਼ਟ _ਕਰਨ 
ਵਾਲਾ ਹੈ, ਦਿਆਲੂ ਦਾਤਾ ਹੈ, ਮਾਇਆ ਤੋਂ ਰਹਿਤ ਅਤੇ ਅਟੁੱਟ ਸੁਆਮੀ ਹੈ। (ਉਸ ਦਾ) 
ਜਲ-ਥਲ _ ਵਿਚ ਪ੍ਰਭਾਵ _ਹੈ ਅਤੇ _ ਸਭ _ ਨਾਲ _ (ਰਮਣ _ ਕਰਨ _ ਵਾਲਾ) _ਹੈ।੨੩੬। 
ਜਿਸ _ਦੀ ਕੋਈ ਜਾਤਿ, ਬਰਾਦਰੀ ਅਤੇ _ਭਰਮ _ਭੇਦ ਨਹੀਂ; ਜਿਸ _ਦਾ ਕੋਈ _ਰੰਗ- 
ਰੂਪ ਨਹੀਂ ਹੈ ਅਤੇ ਕੇਵਲ ਇਕੋ ਹੀ ਧਰਮ (ਕਰਤੱਵ) ਵਾਲਾ ਹੈ। ਜਿਸ ਲਈ ਵੈਰੀ ਅਤੇ 
ਮਿਤਰ _ ਦੋਵੇਂ _ਇਕ-ਸਮਾਨ _ਹਨ। _(ਉਸ ਦਾ) ਸਰੂਪ _ਨਾਸ਼-ਰਹਿਤ, _ਅਪਾਰ _ਅਤੇ _ਸਥਿਰ 
ਹੈ।੨੩੭। ਜਿਸ ਦੀ ਰੂਪ-ਰੇਖਾ ਜਾਣੀ ਨਹੀਂ _ਜਾਂਦੀ। ਉਸ ਦਾ ਵਾਸ ਕਿਥੇ ਹੈ 
ਭੇਸ ਕਿਹੜਾ ਹੈ, ਉਸ ਦਾ ਨਾਮ ਕੀ ਹੈ ਅਤੇ ਉਸ ਦੀ ਜਾਤਿ ਕੀ ਹੈ? (ਉਸ ਬਾਰੇ ਕੁਝ 
ਨਹੀਂ ਕਿਹਾ ਜਾ ਸਕਦਾਂ) ਜਿਸ ਦਾ ਨ ਕੋਈ ਵੈਰੀ ਹੈ, ਨ ਮਿਤਰ ਹੈ, ਨ ਪੁੰਤਰ ਅਤੇ 
ਭਰਾ _ਹੈ।੨੩੮। 

(ਉਹ) ਕ੍ਰਿਪਾ ਦਾ ਖ਼ਜ਼ਾਨਾ ਹੈ (ਅਤੇ _ਸਾਰੀ ਸ੍ਰਿਸ਼ਟੀ ਦਾ) ਕਾਰਨ ਸਰੂਪ ਹੈ; ਜਿਸ 
ਦਾ ਕੋਈ ਚਿੰਨ੍ਹ-ਚੌਕਰ ਅਤੇ _ਰੂਪ-ਰੰਗ _ਨਹੀਂ_ ਹੈ; ਜੋ _ਖੇਦ, ਭੇਦ, _ਕਾਲ _ਅਤੇ _ਕਰਮ ਤੋਂ 
ਪਰੇ ਹੈ; ਜੋ ਸਭ _ਜੀਵ-ਜੰਤੂਆਂ _ਦੀ __ਪਾਲਨਾ _ਕਰਦਾ _ਹੈ।੨੩੯। _ਜੋ __ਉਚਾਣ-ਨੀਵਾਣ 
(ਵਾਧ-ਘਾਟ) ਤੋ ਬਿਨਾ ਅਤੇ ਸਿੱਧ _(ਕਾਮਲ) ਸਰੂਪ ਵਾਲਾ ਹੈ; (ਉਹ) ਅਪਾਰ ਬੁੱਧੀ ਵਾਲਾ 
ਅਤੇ _ਅਨੂਪ _ਯੁੱਧ _ਕਰਨ _ਵਾਲਾ ਹੈ; _ਜਿਸ _ਦਾ _ਕੋਈ ਰੂਪ, ਰੇਖਾ _ਅਤੇ _ਰਾਗ-ਰੰਗ ਨਹੀਂ 
ਹੈ; (ਜਿਸ ਦਾ) ਤੇਜ ਨ ਫਛਿੱਜਣ ਵਾਲਾ ਅਤੇ ਜੋ ਨ ਪ੍ਰਭਾਵਿਤ ਹੋਣ ਵਾਲਾ ਹੈ ਅਤੇ ਨ 
ਹੀ _ਕਲੰਕਿਤ ਹੋਣ ਵਾਲਾ _ਹੈ।੨੪0। 


ਥਲ 
ਪਾਇਓ ਨ 


ਸੀ _ਦਸਮ-ਗ੍ਰੰਥ _ਸਾਹਿਬ 


ਮਹੀਪ _ਬਨ” ਤਨ _ਦੁਰੰਤ। ਜਿਹ ਨੇਤਿ ਨੇਤਿ _ਨਿਸਿ ਦਿਨ ਉਚਰੰਤ। 

ਜਾਇ ਜਿਹ ਪੈਰਿ ਪਾਰ। _ਦੀਨਾਨ ਦੋਖ _ਦਹਿਤਾ ਉਦਾਰ। _੧੧। ੨੪੧੧ 
ਕੋਟਿ ਇੰਦੂ ਜਿਹ _ਪਾਨਿਹਾਰ। ਕਈ ਕੋਟਿ ਰੁਦੂ ਜੁਗੀਆ ਦੁਆਰ। 
ਬੇਦ ਬਿਆਸ ਬ੍ਰਹਮਾ ਅਨੰਤ। ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ। ੧੨। _੨੪੨। 


ਤੂਪੁਨਨਦ/ ਗੂੰਯੇ 
ਦੀਨਿਨ ਕੀ ਪੁਤਿਪਾਲ ਕਰੈ ਨਿਤ ਸੰਤ _ਉਬਾਰਿ _ਗਨੀਮਨ ਗਾਰੈ। 
ਪਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ। 
ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀ ਕਰਮ ਬਿਚਾਰੈ। 
ਦੀਨ ਦਇਆਲ _ਦਇਆਨਿਧਿ _ਦੋਖਨ ਦੇਖਤ ਹੈ ਪਰੁ ਦੇਤ ਨ ਹਾਰੈ। ੧। ੨੪੩। 


ਪਾਰੁ ਨ ਪਾਇ ਸਕੈ ਪਦਮਾਪਤਿ ਬੇਦ ਕਤੇਬ ਅਭੇਦ ਉਜ਼ਾਰੈ। 


ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ _ਭਵਾਨ _ਬਨਾਏ। 

ਦੇਵ ਅਦੇਵ ਖਪੇ ਅਹੈਮੇਵ- ਨ ਭੇਵ ਲਖਿਓ ਭੂਮ ਸਿਉ ਭਰਮਾਏ। 

ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥਿ ਨ ਆਏ। 

ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ। _੩। ੨੪੫। 


ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪਭ ਵੈ ਹੈ। 
ਦੀਨ ਦਇਆਲ ਦਇਆ ਕਰ ਸ੍ਰੀਪਤਿ ਸੁੰਦਰ ਸ੍ਰੀ _ਪਦਮਾਪਤਿ _ਏ ਹੈ। ੪। ੨੪੬। 


ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ। 
ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ _ਅਛੈ ਹੈ। 
ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ_ਦੈ ਹੈ। 


੧. 


ਜਾਨ 
ਕਾਹੇ ਕੋ ਡੋਲਤ ਹੈ ਤੁਮਰੀ ਸੁਧਿ ਸੁੰਦਰ ਸ੍ਰੀ ਪਦਮਾਪਤਿ ਲੈ ਹੈ। ੫। ੨੪੭। 
“ਮਹਿਬਨ” 


੨੦ 


੨. 'ਹੋਮੇਵ” 


ਅਕਾਲ _ ਉਸਤਤਿ ੪੭ 


(ਉਹ) ਜਲ-ਥਲ ਦਾ ਰਾਜਾ ਅਤੇ _ਬਨਾਂ `ਤੇ _ਸ਼ਰੀਰਾਂ ਵਿਚ _ਬੇਅੰਤ (ਰੂਪ _ਵਿਚ 
ਪਸਰਿਆ ਹੋਇਆ ਹੈ); ਜਿਸ ਨੂੰ _ਰਾਤ-ਦਿਨ ਬੇਅੰਤ ਬੇਅੰਤ _ਕਹੀਦਾ ਹੈ। ਜਿਸ ਦਾ ਦੂਜਾ 
ਕੰਢਾ (ਪਾਰ) ਨਹੀਂ ਪਾਇਆ ਜਾ __ਸਕਦਾ। _ਉਹ _ਉਦਾਰ ਸਰੂਪ _ਵਾਲਾ _ਦੀਨਾਂ-ਦੁਖੀਆਂ ਦਾ 
ਦੋਖ ਹਰਨ ਵਾਲਾ _ਹੈ।੨੪੧। ਜਿਸ ਦੇ ਕਈ ਕਰੋੜਾਂ ਇੰਦਰ ਪਾਣੀ ਭਰਦੇ ਹਨ (ਸੇਵਾ 
ਕਰਦੇ ਹਨ); ਕਈ ਕਰੋੜ _ਰੁਦਰ ਉਸ ਦੇ ਦੁਆਰ ਨਾਲ ਜੁੜੇ _ਹੋਏ ਹਨ; ਕਈ _ਵੇਦ- 
ਵਿਆਸ ਅਤੇ ਬੇਸ਼ੁਮਾਰ ਬ੍ੂਹਮਾ ਜਿਸ ਨੂੰ _ਰਾਤ ਦਿਨ ਬੇਅੰਤ ਬੇਅੰਤ (ਕਹਿ ਕੇ) _ਉਚਾਰਦੇ 
ਹਨ।੨੪੨। 
ਤੋਰ _#੍ਰ੍‌ਆ ਨਾਲ? ਨੂੰਲੋ 

(ਉਹ ਪ੍ਰਭੂ) _ਦੀਨਾਂ-ਦੁਖੀਆਂ ਦੀ ਸਦਾ ਪ੍ਰਤਿਪਾਲਨਾ _ਕਰਦਾ ਹੈ, ਸੰਤਾਂ ਨੂੰ _ਉਬਾਰਦਾ 
ਹੈ ਅਤੇ ਅਤਿਆਚਾਰੀਆਂ _ਦਾ ਵਿਨਾਸ਼ ਕਰਦਾ ਹੈ। ਪੰਛੀਆਂ, ਪਸ਼ੂਆਂ, ਪਹਾੜਾਂ, ਸੱਪਾਂ ਅਤੇ 
ਰਾਜਿਆਂ ਦੀ _ਸਭ ਵੇਲੇ _ਪੁਤਿਪਾਲਨਾ ਕਰਦਾ ਹੈ। (ਜੋ) ਜਲ-ਥਲ (ਵਿਚਲੇ ਜੀਵਾਂ) ਦਾ 
ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ _ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) 
ਕਰਮ ਨਹੀਂ _ਵਿਚਾਰਦਾ। _ਉਹ _ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾਂ ਨੂੰ ਦੇਖ ਕੀ ਵੀ 
ਦੇਣੋ ਸੰਕੋਚ ਨਹੀਂ ਕਰਦਾ।੨੪੩। 

ਦੁਖਾਂ ਅਤੇ ਦੋਖਾਂ ਨੂੰ ਸਾੜਦਾ ਹੈ ਅਤੇ ਦੁਰਜਨਾਂ ਦੇ ਦਲਾਂ ਨੂੰ ਪਲ ਭਰ ਵਿਚ _ਦਲ- 
ਮਲ ਦਿੰਦਾ ਹੈ। ਜੋ ਨ ਖੰਡੇ ਜਾ ਸਕਣ ਵਾਲਿਆਂ ਦਾ ਨਾਸ਼ ਕਰਨ ਵਾਲਾ, ਪ੍ਰਚੰਡ _ਤੇਜ 
ਵਾਲਿਆਂ ਉਤੇ ਪਰਹਾਰ ਕਰਨ _ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ _ਵਾਲਾ ਹੈ। 


(ਜਿਸ ਦਾ) ਪਾਰ ਵਿਸ਼ਣੂ ਨਹੀਂ ਪਾ ਸਕਦਾ ਅਤੇ _ਵੇਦ-ਕਤੇਬ (ਉਸ ਨੂੰ) ਅਭੇਦ (ਜਿਸ ਦਾ 
ਰਹੱਸ _ਨ__ਸਮਝਿਆ ਜਾ ਸਕੇ) ਕਹਿੰਦੇ ਹਨ। _ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾਂ ਨੂੰ 
ਵੇਖਦਾ ਹੈ, ਪਰ ਗੁੱਸੇ ਵਿਚ ਆ ਕੇ ਜੀਵਾਂ ਦੀ ਰੋਜ਼ੀ ਬੰਦ ਨਹੀਂ ਕਰਦਾ।੨੪੪। 

(ਜਿਸ ਨੇ) ਕੀੜੇ, ਪਤੰਗੇ, ਹਿਰਨ, ਸੌਂਪ, _ਭੂਤਕਾਲ, ਵਰਤਮਾਨ ਕਾਲ ਅਤੇ _ਭਵਿਸ਼ਤ 
ਕਾਲ ਬਣਾਏ ਹਨ; ਦੇਵਤੇ ਅਤੇ ਦੈਂਤ ਹੰਕਾਰ ਕਾਰਨ ਖੌਪ ਗਏ, (ਕਿਸੇ ਨੇ ਉਸਦਾ) ਭੇਦ ਨ 
ਪਾਇਆ, (ਉਹ) ਭਰਮਾਂ ਵਿਚ ਹੀ _ਭਰਮਦੇ ਰਹੇ। ਵੇਦ, ਪੁਰਾਣ, ਕਤੇਬ, ਕੁਰਾਨ ਆਦਿ 
(ਧਰਮ ਪੁਸਤਕਾਂ) ਬਹੁਤ ਗਿਣਤੀ-ਮਿਣਤੀ ਕਰਦੀਆਂ (ਹਿਸਾਬ ਲਗਾਉ'ਦੀਆਂ) ਹਾਰ 
ਗਈਆਂ, ਪਰ (ਉਨ੍ਹਾਂ ਦੇ) ਹੱਥ ਕੁਝ ਨ ਆਇਆ। _ ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ (ਦਸੋ) 
ਕਿਸ ਨੇ ਪਰਮਾਤਮਾ ਨੂੰ _ਪ੍ਰਤਿਸ਼ਠਾ ਸਹਿਤ ਪ੍ਰਾਪਤ ਕੀਤਾ _ਹੈ।੨੪੫। 

(ਉਹ ਪੁਭੂ) ਸਭ _ਦਾ ਆਦਿ, ਅਨੰਤ, _ਅਗਾਧ, ਦ੍ਰੈਸ਼-ਰਹਿਤ ਅਤੇ ਭੂਤ, _ਭਵਿਖਤ 
ਕਿ (ਉਹ) ਅੰਤ ਤੋਂ ਰਹਿਤ, ਖੁਦ _ਅਨਾਤਮ, 

ਤੋਂ ਬਿਨਾ, ਦੋਖ ਤੋਂ ਰਹਿਤ, ਛਿਦੂ ਤੋਂ ਬਿਨਾ ਅਤੇ ਨਾਸ਼ ਤੋ ਮੁਕਤ ਹੈ। (ਉਹ) ਲੋਕਾਂ 
ਦਿ ਹਰਤਾ ਵੀ, ਜਲ-ਥਲ ਵਿਚ _(ਸਾਰੇ ਜੀਵਾਂ ਦੀ) ਪਾਲਣਾ ਕਰਨ 
ਵਾਲਾ ਉਹੀ ਪ੍ਰਭੂ _ਹੈ। _ਦੀਨ-ਦਿਆਲ, ਦਇਆ ਦੀ ਖਾਣ, ਮਾਇਆ ਦਾ ਸੁਆਮੀ ਸੁੰਦਰ 
ਪ੍ਰਭੂ ਉਹੀ _ਹੈ।੨੪੬। 

(ਜਿਸ ਨੂੰ) ਕਾਮ, ਕ੍ਰੋਧ, ਲੋਭ, ਮੋਹ, ਰੋਗ, ਸੋਗ, ਭੋਗ ਅਤੇ ਭੈ ਨਹੀਂ ਹੈ, (ਜੋ) ਦੇਹ- 
ਰਹਿਤ, ਸਭ _ਨਾਲ ਸਨੇਹ _ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ 
ਰਹਿਤ ਹੈ। (ਜੋ) ਚੋਤਨ ਜੀਵਾਂ ਨੂੰ ਦਿੰਦਾ ਰੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ 
ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ। (ਹੇ 
ਪ੍ਰਾਣੀ! ਤੂੰ) ਕਿਉਂ ਡੋਲ ਰਿਹਾ ਹੈ, ਤੇਰੀ ਖਬਰ ਸੁੰਦਰ ਪਰਮਾਤਮਾ ਲੈ _ਰਿਹਾ _ਹੈ।੨੪੭। 


ਸੀ _ਦਸਮ-ਗ੍ਰੰਥ _ਸਾਹਿਬ 


ਰੋਗਨ ਤੇ ਅਰੁ ਸੋਗਨ ਤੇ ਜਲ ਜੋਗਨ ਤੇ ਬਹੁ ਭਾਤਿ ਬਚਾਵੈ। 
ਸਤੁ ਅਨੇਕ _ਚਲਾਵਤ _ਘਾਵ ਤਊ ਤਨਿ ਏਕੁ ਨ _ਲਾਗਨ ਪਾਵੈ। 
ਰਾਖਤ ਹੈ ਅਪਨੋ ਕਰੁ ਦੈ ਕਰਿ ਪਾਪ ਸਬੂਹ ਨ_ਭੇਟਨ ਪਾਵੈ। 
ਔਰ ਕੀ ਬਾਤ ਕਹਾ ਕਹ” ਤੋਂ ਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ। ੬। ੨੪੮। 


ਜਛ ਭੁਜੰਗ ਸੁ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਿ ਧਿਆਵੈ। 
ਭੂਮਿ ਅਕਾਸ ਪਤਾਲ _ਰਸਾਤਲ _ਜਛ ਭੁਜੰਗ ਸਭੈ _ਸਿਰ _ਨਿਆਵੈ। 
ਪਾਇ ਸਕੈ ਨਹੀ ਪਾਰ ਪ੍ਰਭਾ ਹੂੰ ਕੋ _ਨੇਤਿ ਹੀ “ਨੇਤਹ ਬੇਦ” ਬਤਾਵੈ। 
ਖੋਜ ਥਕੈ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ ਹਾਥਿ ਨ ਆਵੈ। ੭। ੨੪੯। 


ਸੇ ਚਤੁਰਾਨਨ ਸੇ _ਰੁਮਨਾਰਿਖ ਸੇ _ਸਭਹੂੰ ਮਿਲਿ _ਗਾਇਓ। 

ਕਤੇਬ ਨ ਭੇਦ ਲਖਿਓ ਸਭ ਹਾਰਿ ਪਰੇ ਹਰਿ ਹਾਥਿ ਨ ਆਇਓ। 

ਪਾਇ ਨਹੀ ਪਾਰ _ਉਮਾਪਤਿ ਸਿਧ _ਸਨਾਥ _ਸਨੰਤਨ ਧਿਆਇਓ। 

ਧਿਆਨ ਧਰੋ ਤਿਹ ਕੋ ਮਨ ਮੈ ਜਿਹ ਕੋ ਅਮਿਤੋਜ ਸਭੈ ਜਗਿ ਛਾਇਓ। ੮। ੨੫0। 


ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ। 
ਆਦਿ _ਅਨਾਦਿ _ਅਗਾਧਿ ਅਭੇਖ _ਅਦ੍ੈਖ _ਜਪਿਓ ਤਿਨ ਹੀ ਕੁਲ ਤਾਰੇ। ੯। ੨੫੧। 


ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ _ਬੂਤਦ ਧਾਰੇ। 
ਦੇਸ ਫਿਰਿਓ ਕਰ ਭੇਸ ਤਪੌਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ। 
ਆਸਨ ਕੋਟਿ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ। 
ਦੀਨ ਦਇਆਲ ਅਕਾਲ ਭਜੇ ਬਿਨੁ _ਅੰਤ ਕੋ ਅੰਤ ਕੇ ਧਾਮ _ਸਿਧਾਰੇ। ੧0। ੨੫੨। 


ਤੂਪੁਸ਼?ਦ/ _ਕਾਂਝਤੁ 
ਅਤੁ ਕੇ ਚਲਯਾ ਛਿਤ੍ੁਰ ਛਤ੍ਹ ਕੇ ਧਰਯਾ 
ਛਤ੍ਰਧਾਰੀਓ ਕੇ ਛਲਯਾ ਮਹਾ _ਸਤ੍ਨ ਕੇ ਸਾਲ ਹੈਂ। 
ਦਾਨ ਕੇ ਦਿਵਯਾ ਮਹਾ ਮਾਨ ਕੇ ਬਢਯਾ 
ਅਵਸਾਨ ਕੇ _ਦਿਵਯਾ ਹੈੱਂ_ਕਟਯਾ ਜਮ ਜਾਲ ਹੈ'। 
ਜੁਧ ਕੇ ਜਿਤਯਾ ਅਉ ਬਿਰੁਧ ਕੇ ਮਿਟਯਾ 


੧. 


'ਕਹੋਂ” ੨. 'ਨੇਤ ਅਭੇਤ”, “ਨੇਤਹ ਭੇਦ” ੩. “ਬ੍ਰਿਤ” 


ਅਕਾਲ _ ਉਸਤਤਿ ੪੮ 


੮ 


(ਉਹ) ਰੋਗਾਂ ਤੋਂ, ਸੋਗਾਂ ਤੋਂ, __ਜਲ ਦੇ _ਜੀਵ-ਜੰਤੂਆਂ ਤੋਂ ਅਨੇਕ _ਢੰਗਾਂ ਨਾਲ 
ਬਚਾਉਂਦਾ _ਹੈ। ਵੈਰੀ ਅਨੇਕ _ਵਾਰ (ਹਥਿਆਰ) _ਚਲਾਵੇ, (ਪਰ) ਤਾਂ ਵੀ ਉਸ ਦੇ ਸ਼ਰੀਰ 
ਉਤੇ __ਇਕ ਨਹੀਂ ਲਗ _ਸਕਦਾ। (ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ 
ਸਾਰੇ ਪਾਪ _ਉਸ _ਤਕ ਪਹੁੰਚ _ਹੀ ਨਹੀਂ _ਸਕਦੇ। _(ਹੇ _ਜਿਗਿਆਸੂ!) ਤੈਨੂੰ ਹੋਰਾਂ _ਦੀ _ਗੱੌਲ 
ਕੀ ਕਹਾਂ, ਉਹ _ (ਮਾਤਾ ਦੇ) ਪੇਟ ਵਿਚ _ਗਰਭ ਦੌਰਾਨ ਵੀ _ਬਚਾਉਂਦਾ _ਹੈ।੨੪੮। 

(ਹੇ ਪ੍ਰਭੂ!) _ਯਕਸ਼, _ਸਂਪ, ਦੈਂਤ ਅਤੇ _ਦੇਵਤੇ ਆਦਿ ਸਾਰੇ ਤੁਹਾਨੂੰ _ਅਭੇਦ ਕਰ ਕੇ 
ਧਿਆਉਂਦੇ _ਹਨ। _ ਭੂਮੀ, _ਆਕਾਸ਼, _ਪਾਤਾਲ, _ਰਸਾਤਲ _ ਆਦਿ _(ਵਿਚ _ਵਸਣ ਵਾਲੇ _ਸਾਰੇ 
ਜੀਵ) ਅਤੇ _ਯਕਸ਼, __ ਸੌਂਪ ਆਦਿ ਸਾਰੇ (ਤੈਨੂੰ) ਸੀਸ _ਨਿਵਾਉਂਦੇ ਹਨ। ਕੋਈ ਵੀ (ਤੇਰੀ) 
ਪ੍ਰਭੁਤਾ ਦਾ _ਪਾਰ ਨਹੀਂ ਪਾ ਸਕਦਾ ਅਤੇ _ਵੇਦ _ਵੀ (ਤੈਨੂੰ) ਬੇਅੰਤ _ਬੇਅੰਤ _ਕਹਿੰਦੇ _ਹਨ। 
ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, _ਹਾਰ ਗਏ, (ਪਰ) ਪ੍ਰਭੂ _ਕਿਸੇ ਦੇ ਵੀ (ਹੱਥ) 
ਨਹੀ' ਆਇਆ।੨੪੯। 
ਮਿਲ ਕੇ ਯਸ਼ ਗਾਇਆ ਹੈ। ਵੇਦਾਂ, ਕਤੇਬਾਂ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ 
ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ _ਦੇ ਵੀ ਹੱਥ 
ਨਹੀਂ ਆਇਆ। (ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ _ਕਰ ਸਕਿਆ, ਸਿੱਧਾਂ, ਨਾਥਾਂ 
ਸਹਿਤ _ਬੁਹਮਾ-ਪੁੰਤਰਾਂ _ਨੇ _ਵੀ _ਸਿਮਰਨ _ਕੀਤਾ _ਹੈ। (ਹੇ ਪ੍ਰਾਣੀ!) ਉਸ ਦਾ ਮਨ ਵਿਚ 
ਧਿਆਨ _ਧਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ _ਜਗਤ _ ਵਿਚ _ਪਸਰਿਆ ਹੋਇਆ 
ਹੰ।੨੫0। 


ਵੇਦ, ਪੁਰਾਣ, ਕਤੇਬ, _ਕੁਰਾਨ ਅਤੇ ਰਾਜੇ ਨ _ਭੇਦੇ ਜਾ ਸਕਣ ਵਾਲੇ ਪਰਮਾਤਮਾ 
(ਨੂੰ ਪ੍ਰਾਪਤ _ਕਰਨ _ਦਾ ਯਤਨ _ਕਰਦੇ ਰਹੇ _ਪਰ) _ਥਕ _ਗਏ। _ਉਸ _ਅਭੇਦ ਪਰਮਾਤਮਾ 
ਦੇ ਭੇਦ ਨੂੰ ਪ੍ਰਾਪਤ ਨ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ” (ਨਾਂ 
ਨਾਲ) ਯਾਦ ਕਰਦੇ _ਹਨ। (ਜਿਸ ਦਾ) ਨ ਰਾਗ ਹੈ, ਨ ਰੂਪ-ਰੇਖਾ ਹੈ, ਨ ਕੋਈ ਰੰਗ ਹੈ, 
ਨ ਸਾਕ ਹੈ, ਨ ਸੋਗ ਹੈ, ਉਹ ਪ੍ਰਭੂ _ਸਦਾ ਤੇਰੇ ਸੰਗ ਹੈ। (ਜੋ) ਆਦਿ, ਅਨਾਦਿ, ਅਗਾਧ, 
ਅਭੇਖ, _ਅਦ੍ੈਸ਼ _(ਪੁਭੂ) _ ਨੂੰ ਜਪਦਾ _ਹੈ, ਉਹ _ ਆਪਣੀ _ਕੁਲ _ਹੀ ਤਾਰ _ ਲੈਂਦਾ _ਹੈ।੨੫੧। 

(ਕੋਈ _ਜਿਗਿਆਸੂ ਭਾਵੇਂ) ਕਰੋੜਾਂ ਤੀਰਥਾਂ ਦਾ _ਇਸ਼ਨਾਨ _ਕਰੇ, _ਬਹੁਤ _ਦਾਨ ਦੇਵੇ 
ਅਤੇ ਮਹਾਨ _ਬੂਤ _ਧਾਰਨ _ਕਰੇ; _ਤਪਸਵੀਆਂ _ਵਾਲਾ _ਭੇਖ _ਧਾਰ ਕੇ _ਦੇਸ-ਦੇਸਾਂਤਰਾਂ _ਵਿਚ 
ਫਿਰਦਾ ਰਹੇ, ਕੇਸ _(ਜਟਾਵਾਂ) ਧਾਰਨ ਕਰ _ਲਏ, (ਪਰ ਤਾਂ ਵੀ) ਪਿਆਰਾ ਹਰਿ _ਨਹੀਂ 
ਮਿਲਦਾ; ਕਰੋੜਾਂ ਆਸਨ _ਕਰੇ, ਜੋਗ _ਦੇ _ਔਠ ਅੰਗ _ਧਾਰਨ ਕਰੇ, _ਬਹੁਤ ਤਿਆਗ _ਕਰੇ 
ਅਤੇ _(ਦੀਵਾਨੇ ਸਾਧੂਆਂ ਵਾਂਗ) _ਮੂੰਹ _ਕਾਲੇ _ਕਰੇ; _(ਪਰ) _ਦੀਨ-ਦਿਆਲ, _ ਅਕਾਲ _ ਸਰੂਪ 
ਵਾਲੇ ਪਰਮਾਤਮਾ ਨੂੰ ਭਜੇ _ਬਿਨਾ _(ਉਹ) ਅੰਤ ਨੂੰ _ਯਮਰਾਜ _ਦੇ _ਘਰ _ ਜਾਂਦੇ _ਹਨ।੨੫੨। 


ਤੰਗੀ ਮਰਿਆ _ਨਾਲ/ _ ਕਾਂਲਂਤ 


ਹੇ ਪ੍ਰਭੂ! (ਤੂੰ) ਅਸਤ੍ਰਾਂ ਨੂੰ _ਚਲਾਉਣ ਵਾਲਾ, _ਧਰਤੀ ਦੇ ਛਤਰ ਨੂੰ ਧਾਰਨ _ਕਰਨ 
ਵਾਲਾ, _ਛਤ੍ਰ-ਧਾਰੀਆਂ (ਰਾਜਿਆਂ) ਨੂੰ _ਛੱਲਣ _ਵਾਲਾ ਅਤੇ ਪ੍ਰਬਲ _ਵੈਰੀਆਂ ਨੂੰ _ਸਲ੍ਹਣ _ਵਾਲਾ 


ਹੈਂ। (ਤੂੰ) ਦਾਨ ਦੇਣ ਵਾਲਾ, _ਬਹੁਤ ਮਾਣ _ਵਧਾਉਣ ਵਾਲਾ, _ਹੋਸ਼-ਹਵਾਸ ਦੇਣ ਵਾਲਾ _ਅਤੇ 
ਜਮਾਂ ਦਾ ਜਾਲ ਕੱਟਣ ਵਾਲਾ ਹੈਂ। (ਤੂੰ) ਯੁੱਧ ਨੂੰ ਜਿਤਣ ਵਾਲਾ, ਵਿਰੋਧ ਨੂੰ ਮਿਟਾਉਣ 


੪੯ 


ਸੀ _ਦਸਮ-ਗ੍ਰੰਥ _ਸਾਹਿਬ 


ਮਹਾ ਬੁਧਿ ਕੇ ਦਿਵਯਾ ਮਹਾ ਮਾਨ ਹੂੰ ਕੇ ਮਾਨ ਹੈਂ। 


ਪਛਮ ਕੇ ਪਛਮੀ ਪਛਾਨੈ ਨਿਜ ਕਾਮ ਹੈਂ। 

ਮਰਹਟਾ ਮਘੇਲੇ ਤੇਰੀ ਮਨ ਸੋ _ਤਪਸਿਆ ਕਰੈ 
ਦ੍ਰਿੜਵੈ ਤਿਲੰਗੀ ਪਹਚਾਨੇ ਧਰਮ ਧਾਮ ਹੈੱ। ੨। ੨੫੪। 
ਬੰਗ ਕੇ ਬੰਗਾਲੀ ਫਿਰਹੰਗ ਕੇ _ਫਿਰੰਗਾ ਵਾਲੀ 

ਦਿਲੀ ਕੇ ਦਿਲਵਾਲੀ ਤੇਰੀ ਆਗਿਆ ਸੈ ਚਲਤ ਹੈ'। 
ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ 
ਬੰਗਸੀ_ਬੁੰਦੇਲੇ ਪਾਪ ਪੁੰਜ ਕੋ _ਮਲਤ ਹੈ'। 

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ 
ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈੱ। 

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ" ਪਾਇਓ 
ਸਰਬ ਧਨ ਧਾਮ ਫਲ ਫੁਲ ਸੋ ਫਲਤ ਹੈਂ ੩। ੨੫੫। 


੮. ੮੦. 


ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ 
ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈ'। 

ਰੰਗ ਮੈ ਰੰਗੀਨ ਰਾਗ ਰੂਪ ਮੈ ਪ੍ਰਬੀਨ 

ਔਰ ਕਾਹੂੰ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈ'। 

ਪਾਈਐ ਨ ਪਾਰੁ ਤੇਜ ਪੁੰਜ ਮੈ ਅਪਾਰ 

ਸਰਬ _ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ] 
ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਤਾਹਿ 

ਚੀਟੀ ਕੀ _ਚਿੰਘਾਰ ਪਹਿਲੇ ਹੀ _ਸੁਨੀਅਤੁ ਹੈਂ। ੪। ੨੫੬। 
ਕ੍ਰਿਸਨ ਅਵਤਾਰ ਕੇਤੇ ਰਾਮ _ਕਹੀਅਤੁ ਹੈ'। 

ਸਸਿ ਰਾਸੀ ਕੇਤੇ ਸੂਰਜ ਪ੍ਰਕਾਸੀ 

ਮੁੰਡੀਆ ਉਦਾਸੀ ਜੋਗ ਦੁਆਰ _ਦਹੀਅਤੁ ਹੈ'। 

ਮਹਾਦੀਨ ਕੇਤੇ ਬਿਆਸ ਸੇ ਪੁਬੀਨ 

ਕੁਮੇਰ ਕੁਲੀਨ ਕੇਤੇ ਜਛ _ਕਹੀਅਤੁ ਹੈ| 

ਕਰਤੇ ਹੈ ਬ਼ਿਚਾਰ ਪੈ ਨ ਪੂਰਨ ਕੋ ਪਾਵੈ ਪਾਰ 

ਤਾਹੀ ਤੇ ਅਪਾਰ ਨਿਰਾਧਾਰ ਲਹੀਅਤੁ ਹੈਂ। ੫। ੨੫੭। 


ਅਕਾਲ _ ਉਸਤਤਿ ੪੯ 


ਵਾਲਾ, ਸ੍ਰੇਸ਼ਠ ਬੁੱਧੀ ਦੇਣ ਵਾਲਾ, ਮਹਾਨ ਮਾਨਾਂ ਦਾ ਵੀ ਮਾਨ ਹੈਂ। (ਤੂੰ) ਗਿਆਨ ਨੂੰ ਜਾਣਨ 
ਵਾਲਾ, _ਮਹਾਨ _ ਬੁਧੀ _ਦੇਣ ਵਾਲਾ, _ਕਾਲਾਂ _ਦਾ ਕਾਲ ਅਤੇ ਮਹਾਕਾਲ _ਦਾ _ਵੀ ਕਾਲ 
ਹੈ'।੨੫੩। 

ਪੂਰਵ ਦੇਸਾਂ _ਦੇ _ਨਿਵਾਸੀ _(ਤੇਰਾ) ਅੰਤ _ਨਹੀਂ _ਪਾ ਸਕੇ, _ਹਿੰਗਲਾਜ _(ਮਕਰਾਨ 
ਇਲਾਕੇ __ ਦੇ ਨਿਵਾਸੀ) ਅਤੇ _ਹਿਮਾਲੇ _(ਦੇ ਨਿਵਾਸੀ) ਤੈਨੂੰ _ਸਿਮਰਦੇ _ਹਨ। _ਗੋਰ _ਅਤੇ 
ਗੁਰਦੇਜ਼ੀ (ਇਨ੍ਹਾਂ ਇਲਾਕਿਆਂ ਦੇ ਵਾਸੀ) ਤੇਰੇ ਨਾਮ ਦੇ ਗੁਣ ਗਾਉਂਦੇ ਹਨ; ਜੋਗੀ (ਤੈਨੂੰ 
ਖੁਸ਼ _ਕਰਨ ਲਈ) _ਜੋਗ-ਸਾਧਨਾ _ਕਰਦੇ ਹਨ, ਪ੍ਰਾਣਾਯਾਮ _(ਪੌਣ ਦੀ _ਸਾਧਨਾ) _ਵਿਚ _ਕਿਤਨੇ 
ਕੁ ਲਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ 
ਹਨ। _ਫਰਾਂਸ ਦੇਸ਼ _ਦੇ ਫਰਾਂਸੀਸੀ (ਤੈਨੂੰ) ਮੰਨਦੇ _ਹਨ, ਕੰਧਾਰੀ ਅਤੇ _ਕੁਰੇਸ਼ੀ _ਵੀ 
ਜਾਣਦੇ ਹਨ ਅਤੇ ਪੌਛਮ ਦਿਸ਼ਾ ਦੇ ਪੌਛਮੀ (ਲੋਕ ਵੀ ਤੇਰੇ ਨਾਮ ਦੀ ਨ 
ਆਪਣਾ _ ਕਰਤੱਵ ਸਮਝਦੇ _ਹਨ। _ ਮਹਾਰਾਸ਼ਟਰ _ਦੇ ਨਿਵਾਸੀ, _ਮਗਧ _ਦੇਸ਼ ਦੇ ਵਾਸੀ 
ਤੋਂ ਤੇਰੀ ਤਪਸਿਆ ਕਰਦੇ ਹਨ; ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ (ਵੀ ਤੈਨੂੰ) ਧਰਮ- 
ਧਾਮ _ ਵਜੋ” ਪਛਾਣਦੇ _ਹਨ।੨੫੪। 

ਬੰਗਾਲ ਪ੍ਰਦੇਸ਼ ਦੇ ਬੰਗਾਲੀ, _ਫਿਰੰਗ _ਦੇਸ਼ _ਦੇ _ਫਰੰਗੀ ਅਤੇ ਦਿੱਲੀ ਦੇ _ਦਿਲਵਾਲੀ 
(ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ _ਹਨ। _ਰੁਹੇਲ ਖੰਡ _ਦੇ ਰੁਹੇਲੇ, ਮਗਧ ਪ੍ਰਦੇਸ਼ 
ਦੇ _ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ _ਦੇ ਯੁੱਧ _ਵੀਰ (ਤੇਰਾ ਨਾਮ _ਜਪਦੇ ਹੋਏ) ਪਾਪਾਂ ਦੇ 
ਸਮੁੱਚ ਨੂੰ ਨਸ਼ਟ _ਕਰ ਦਿੰਦੇ _ਹਨ। _ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ _ਮਚੀਨ 
ਦੇ ਨਿਵਾਸੀ (ਤੈਨੂੰ) _ਸਿਰ _ਝੁਕਾਉਂਦੇ _ਹਨ ਅਤੇ ਤਿਬਤੀ ਲੋਕ _ਵੀ (ਤੇਰੀ) ਆਰਾਧਨਾ 
ਕਰ ਕੇ ਆਪਣੇ ਸ਼ਰੀਰ ਦੇ ਦੋਖਾਂ ਨੂੰ ਨਸ਼ਟ ਕਰਦੇ ਹਨ। ਜਿਨ੍ਹਾਂ ਨੇ (ਹੇ ਪੂ੍ਭੂ!) ਤੈਨੂੰ ਜਪਿਆ 


ਹੈ, ਉਨ੍ਹਾਂ _ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾਂ ਦਾ ਘਰ _ਬਾਹਰ ਫੁਲਾਂ ਫਲਾਂ 
ਅਤੇ _ਧਨ _ ਨਾਲ _ਭਰਪੂਰ _ਹੋ ਗਿਆ _ਹੈ।੨੫੫। 

(ਤੂੰ) ਦੇਵਿਤਿਆਂ (ਨੂੰ ਸਿਖਿਆ ਦੇਣ ਲਈ) _ਬ੍ਹਸਪਤੀ, __ਦੈੱਤਾਂ (ਨੂੰ ਮਾਰਨ ਲਈ) 
ਇੰਦਰ, ਗੰਗਾ ਨੂੰ _ਧਾਰਨ ਕਰਨ ਲਈ ਸ਼ਿਵ _ਬਣ ਜਾਂਦਾ ਹੈਂ, (ਤੈਨੂੰ) ਉਂਜ _ਭੇਸ-ਰਹਿਤ 
ਹੀ ਕਿਹਾ ਜਾਂਦਾ ਹੈ। (ਤੂੰ) ਰੰਗ _ਵਿਚ ਰੰਗਤ ਹੈਂ, ਰਾਗ ਰੂਪ ਵਿਚ _ਬਹੁਤ ਪ੍ਰਬੀਨ ਹੈ 
ਅਤੇ ਕਿਸੇ ਦੇ ਅਧੀਨ ਨਹੀਂ ਹੈਂ, ਪਰ _ਸੰਤਾਂ ਦੇ ਵਸ ਵਿਚ ਦਸਿਆ ਜਾਂਦਾ ਹੈ। (ਤੇਰਾਂ) 
ਪਾਰ ਨਹੀਂ ਪਾਇਆ ਜਾ ਸਕਦਾ, (ਤੂੰ) ਅਪਾਰ ਤੇਜ ਦਾ ਸਮੁੱਚ ਹੈਂ, ਸਾਰੀ ਵਿਦਿਆ ਦਾ 
ਉਦਾਰ (ਸੁਆਮੀ) ਹੈਂ, ਅਤੇ (ਤੈਨੂੰ) ਅਪਾਰ _ਕਿਹਾ ਜਾਂਦਾ ਹੈ। _(ਤੇਰੇ ਕੋਲ) ਹਾਥੀ ਦੀ 
ਚਿੰਘਾੜ _ਪਲ _ ਭਰ _ਬਾਦ _ਪਹੁੰਚਦੀ ਹੈ, _ਪਰ ਕੀੜੀ _ਦੀ ਪੁਕਾਰ _ਪਹਿਲਾਂ _ਸੁਣੀ ਜਾਂਦੀ 
ਹੰ।੨੫੬। 

(ਤੇਰੇ) ਦੁਆਰ ਉਤੇ ਕਿਤਨੇ ਇੰਦਰ, ਕਿਤਨੇ ਹੀ ਚਾਰ _ਮੁਖਾਂ ਵਾਲੇ ਬੂਹਮੇ, _ਕਿਤਨੇ 
ਹੀ ਕ੍ਰਿਸ਼ਨ ਅਵਤਾਰ _ਅਤੇ ਕਿਤਨੇ ਹੀ ਰਾਮ ਅਵਤਾਰ _(ਖੜੌਤੇ) ਦਸੇ ਜਾਂਦੇ _ਹਨ। _ਕਿਤਨੇ 
ਹੀ ਚੰਦ੍ਰਮੇ (ਅਤੇ ਉਨ੍ਹਾਂ ਦੀਆਂ) ਰਾਸ਼ੀਆਂ, _ਕਿਤਨੇ ਹੀ ਪ੍ਰਕਾਸ਼ ਕਰਨ _ਵਾਲੇ ਸੂਰਜ, _ਕਿਤਨੇ 
ਹੀ ਉਦਾਸੀ, ਸੰਨਿਆਸੀ, ਜੋਗੀ (ਤੇਰੇ) ਦੁਆਰ (ਉਤੇ ਬੈਠੇ) ਧੂਣੀ ਬਾਲ _ਰਹੇ _ਹਨ। ਕਿਤਨੇ 
ਹੀ ਮੁਹੰਮਦ _(ਮਹਾਦੀਨ) _ਹਨ, ___ ਕਿਤਨੇ ਹੀ _ਵਿਆਸ _ਵਰਗੇ _ਨਿਪੁਣ ਹਨ, ਕਿਤਨੇ ਹੀ 
ਕੁਬੇਰੇ, ਕਿਤਨੇ ਹੀ _ਕੁਲੀਨ ਅਤੇ ਕਿਤਨੇ ਹੀ _ਯਕਸ਼ ਅਖਵਾਉਂਦੇ _ਹਨ। (ਇਹ _ਸਭ ਤੇਰਾਂ) 
ਵਿਚਾਰ ਕਰਦੇ __ਹਨ, _ਪਰ ਪੂਰਨ (ਬ੍ਰਹਮ) ਦਾ ਪਾਰ ਨਹੀਂ ਪਾ ਸਕਦੇ, ਇਸੇ ਕਰ ਕੇ 
(ਤੈਨੂੰ) _ਅਪਾਰ _ ਅਤੇ _ ਨਿਰਾਧਾਰ _ ਸਮਝਿਆ _ ਜਾਂਦਾ _ਹੈ।੨੫੭। 


ਸੀ _ਦਸਮ-ਗ੍ਰੰਥ _ਸਾਹਿਬ 


ਪੂਰਨ ਅਵਤਾਰ _ਨਿਰਾਧਾਰ ਹੈ ਨ ਪਾਰਾਵਾਰ 
ਪਾਈਐ ਨ_ਪਾਰ ਪੈ ਅਪਾਰ ਕੈ _ਬਖਾਨੀਐ। 

ਅਦੂੈ ਅਬਿਨਾਸੀ ਪਰਮ ਪੂਰਨ ਪ੍ਰਕਾਸੀ 

ਮਹਾ ਰੂਪ ਹੂੰ ਕੇ ਰਾਸੀ ਹੈ ਅਨਾਸੀ ਕੈ ਕੈ ਮਾਨੀਐ। 
ਜੰਤੂ ਹੂੰ ਨ ਜਾਤਿ ਜਾ ਕੀ ਬਾਪ ਹੂੰ ਨ ਮਾਇ ਤਾ ਕੀ 
ਪੂਰਨ ਪ੍ਰਭਾ ਕੀ ਸੁ _ਛਟਾ ਕੈ ਅਨੁਮਾਨੀਐ। 

ਤੇਜ ਹੂੰ ਕੋ ਤੰਤਰ ਹੈ ਕਿ ਰਾਜਸੀ ਕੋ ਜੰਤੂ ਹੈ 
ਮੋਹਨੀ ਕੋ ਮੰਤ੍ਰ ਹੈ ਨਿਜੰਤੂ ਕੈ _ਕੈ _ਜਾਨੀਐ।੬। ੨੫੮। 
ਤੇਜ ਹੂੰ ਕੋ_ਤਰੁ ਹੈ ਕਿ ਰਾਜਸੀ ਕੋ_ਸਰੁ ਹੈ 

ਸੁਧਤਾ ਕੋ ਘਰੁ ਹੈ ਕਿ ਸਿਧਤਾ ਕੀ ਸਾਰੁ ਹੈ। 
ਕਾਮਨਾ ਕੀ ਖਾਨ ਹੈ ਕਿ ਸਾਧਨਾ ਦੀ ਸਾਨ ਹੈ 
ਬਿਰਕਤਤਾ ਕੀ ਬਾਨ ਹੈ ਕਿ ਬੁਧਿ ਕੋ ਉਦਾਰ ਹੈ। 
ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ 

ਕਿ ਰੂਪ ਹੂੰ ਕੋ ਰੂਪ ਹੈ ਕੁਮਤਿ ਕੋ` ਪ੍ਰਹਾਰੁ ਹੈ। 
ਦੀਨਨ ਕੋ ਦਾਤਾ ਹੈ _ਗਨੀਮਨ ਕੋ _ਗਾਰਕ ਹੈ 
ਸਾਧਨ ਕੋ ਰਛਕ ਹੈ `ਗੁਨਨ ਕੋ _ਪਹਾਰੁ ਹੈ।੭।੨੫੯। 
ਸਿਧਿ ਕੋ ਸਰੂਪ ਹੈ ਕਿ ਬੁਧਿ ਕੋ ਬਿਭੂਤਿ ਹੈ 

ਕਿ ਕ੍ਰਧ ਕੋ ਅਭੂਤ ਹੈ ਕਿ ਅਛੈ ਅਬਿਨਾਸੀ ਹੈ। 
ਕਾਮ ਕੋ_ਕੁਨਿੰਦਾ ਹੈ ਕਿ ਖੂਬੀ ਕੋ_ਦਿਹੰਦਾ ਹੈ 
ਗਨੀਮਨ _ਗਿਰਿੰਦਾ ਹੈ ਕਿ ਤੇਜ ਕੋ ਪ੍ਰਕਾਸੀ ਹੈ। 
ਕਾਲ ਹੂੰ ਕੇ ਕਾਲ ਹੈ ਕਿ ਸਤ੍ਨ ਕੇ ਸਾਲ ਹੈ 

ਕਿ ਮਿਤ੍ਰਨ ਕੋ ਪੋਖਤ ਹੈ ਕਿ ਬ੍ਰਿਧਤਾ ਕੇ ਬਾਸੀ ਹੈ। 
ਜੋਗ ਹੂੰ ਕੋ ਜੰਤੂ ਹੈ ਕਿ ਤੇਜ ਹੂੰ ਕੋ ਤੰਤੁ ਹੈ 


ਕਿ ਮੋਹਨੀ ਕੋ ਮੰਤ੍ਰ ਹੈ ਕਿ ਪੂਰਨ ਪ੍ਰਕਾਸੀ ਹੈ। ੮। ੨੬0। 


ਰੂਪ ਕੋ ਨਿਵਾਸ ਹੈ ਕਿ ਬੁਧਿ ਕੋ ਪ੍ਰਕਾਸ ਹੈ 
ਕਿ ਸਿਧਤਾ ਕੋ ਬਾਸ ਹੈ ਕਿ ਬੁਧਿ ਹੂੰ ਕੇ ਘਰੁ ਹੈ। 
ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ 
ਅਦੇਵਨ ਕੋ ਦੇਵ ਹੈ ਕਿ ਸੁਧਤਾ ਕੋ ਸਰੂ ਹੈ। 
ਜਾਨ ਕੋ _ਬਚਯਾ ਹੈ ਇਮਾਨ ਕੋ ਦਿਵਯਾ ਹੈ 


੮. <. 


ਜਮਜਾਲ ਕੋ _ਕਟਯਾ ਹੈ ਕਿ ਕਾਮਨਾ ਕੋ ਕਰ ਹੈ। 


੨ 


ਤੇਜ ਕੋ ਪ੍ਰਚੰਡ ਹੈ ਅਖੰਡਣ ਕੋ ਖੰਡ ਹੈ 


ਮਹੀਪਨ ਕੋ ਮੰਡ ਹੈ ਕਿ ਇਸਤ੍ਰੀ ਹੈ ਨ ਨਰੁ ਹੈ। ੯। ੨੬੧। 


ਬਿਸੂ ਕੋ ਭਰਨ ਹੈ ਕਿ ਅਪਦਾ 
ਕਿ ਸੁਖ ਕੋ ਕਰਨ ਹੈ ਕਿ ਤੇਜ 
ਪਾਈਐ ਨ_ਪਾਰ ਪਾਰਾਵਾਰ ਹੂੰ ਕੋ 


ਹਰਨ ਹੈ 


ਕੋ 
ਕੋ ਪੁਕਾਸ ਹੈ। 


ਅਕਾਲ _ ਉਸਤਤਿ ਪ0 


੨ 


(ਹੇ ਪਰਮਾਤਮਾ! ਤੂੰ) ਪੂਰਨ ਅਵਤਾਰ ਹੋਕੇ ਵੀ _ਨਿਰਾਧਾਰ ਹੈਂ _ (ਕਿਉਂਕਿ ਤੇਰਾ) 
ਆਰ-ਪਾਰ ਨਹੀਂ ਪਾਇਆ ਜਾ ਸਕਦਾ, ਨ ਹੀ ਤੇਰਾ ਕੋਈ (ਪਰਲੇ ਪਾਸੇ ਦਾ) ਕੰਢਾ ਹੈ, 
(ਇਸ ਲਈ ਤੈਨੂੰ) ਅਪਾਰ ਕਿਹਾ ਜਾਂਦਾ ਹੈ। (ਤੂੰ) ਅਦ੍ਰੈਤ, ਅਵਿਨਾਸ਼ੀ, ਸ੍ਰੇਸ਼ਠ ਅਤੇ ਪੂਰਨ 
ਪ੍ਰਕਾਸ਼ ਵਾਲਾ ਹੈਂ, (ਤੂੰ) ਮਹਾਨ ਰੂਪ ਦਾ ਭੰਡਾਰ ਹੈਂ, (ਇਸ _ਲਈ ਤੈਨੂੰ) _ਨਾਸ-ਰਹਿਤ 
ਸਮਝਣਾ ਚਾਹੀਦਾ ਹੈ। ਜਿਸ __ਦਾ ਕੋਈ ਢਾਂਚਾ (ਯੰਤਰ) ਨਹੀਂ ਹੈ, ਨ ਜਾਤਿ ਹੈ, ਨ ਹੀ 
ਉਸ ਦਾ ਪਿਤਾ ਅਤੇ ਮਾਤਾ ਹੈ। (ਉਸ ਨੂੰ) ਪੂਰਨ ਜੋਤਿ ਹੀ ਝਲਕ _ਅਨੁਮਾਨਣਾ ਚਾਹੀਦਾ 
ਹੈ। (ਉਹ) ਤੇਜ ਦਾ ਤੰਤਰ ਹੈ, ਰਾਜਨੀਤੀ ਦਾ ਯੰਤਰ ਹੈ, ਜਾਂ ਮੋਹਿਤ ਕਰਨ ਵਾਲੀ ਸ਼ਕਤੀ 
ਦਾ ਮੰਤ੍ਰ ਹੈ, _ਜਾਂ ਸਭ _ਦੇ ਪ੍ਰੇਰਕ ਵਜੋਂ _ਸਮਝਿਆ ਜਾਂਦਾ _ਹੈ।੨੫੮। 


(ਹੇ ਪ੍ਰਭੂ! ਤੂੰ) ਤੇਜ ਦਾ ਮਹਾਨ ਬ੍ਰਿਛ ਹੈਂ, ਜਾਂ ਰਾਜਨੀਤੀ ਦਾ _ਗਤਿਸ਼ੀਲ ਸਰੋਵਰ 
ਹੈਂ, ਜਾਂ ਸ਼ੁੱਧਤਾ ਦਾ ਘਰ ਹੈਂ ਜਾਂ ਸਿੱਧੀਆਂ ਦਾ ਸਾਰ-ਤੱਤ੍ੂ _ਹੈਂ। (ਤੂੰ) ਕਾਮਨਾ ਦੀ _ਖਾਣ 
ਹੈਂ, ਜਾਂ ਸਾਧਨਾ ਦੀ ਸ਼ੋਭਾ ਹੈਂ, ਜਾਂ ਵੈਰਾਗ ਦਾ ਸੁਭਾ ਹੈਂ, ਜਾਂ ਉਦਾਰ ਬੁੱਧੀ ਵਾਲਾ ਹੈ'। 
(ਤੂੰ) ਸੁੰਦਰ ਸਰੂਪ ਵਾਲਾ ਹੈ, ਜਾਂ ਰਾਜਿਆਂ ਦਾ ਰਾਜਾ ਹੈਂ, ਜਾਂ ਰੂਪ ਦਾ ਵੀ ਰੂਪ ਹੈਂ, ਜਾਂ 
ਕੁਬੁੱਧੀ ਨੂੰ ਨਸ਼ਟ ਕਰਨ ਵਾਲਾ ਹੈਂ। (ਤੂੰ) ਦੀਨਾਂ ਨੂੰ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਨਸ਼ਟ 
ਕਰਨ _ਵਾਲਾ _ਹੈੱ'`ਜਾਂ ਸਾਧੂਆਂ _ਦਾ _ਰਖਿਅਕ _ਹੈੱ, ਜਾਂ ਗੁਣਾਂ _ਦਾ _ਪਹਾੜ _ਹੈਂ।੨੫੯। 

(ਤੂੰ) ਮੁਕਤੀ (ਸਿੱਧੀ) ਦਾ ਸਰੂਪ ਹੈਂ, ਜਾਂ_ਬੁੱਧੀ ਦੀ ਸੰਪਦਾ ਹੈ, ਜਾਂ ਕ੍ਰੋਧ ਨੂੰ _ਖਤਮ 
ਕਰਨ _ਵਾਲਾ ਹੈਂ, ਜਾਂ ਅਮਰ _ਅਤੇ _ਅਵਿਨਾਸ਼ੀ ਹੈਂ। (ਤੂੰ) ਕਾਰਜ _ਕਰਨ _ਵਾਲਾ ਹੈਂ, ਜਾਂ 
ਪ੍ਰਕਾਸ਼ਿਤ ਕਰਨ _ਵਾਲਾ ਹੈਂ। (ਤੂੰ) ਕਾਲ ਦਾ ਵੀ ਕਾਲ ਹੈਂ, ਜਾਂ ਵੈਰੀਆਂ ਨੂੰ ਦੁਖ 


ਵਾਲਾ ਹੈ, ਜਾਂ ਮਿਤਰਾਂ ਨੂੰ ਪੁਸ਼ਟ ਕਰਨ ਵਾਲਾ ਹੈਂ, ਜਾਂ ਵਾਧੇ (ਵਿਕਾਸ) ਦੀ ਖਾਣ (“ਬਾਸੀ 
ਹੈਂ। (ਤੂੰ) ਜੋਗ ਦਾ ਯੰਤਰ ਹੈਂ, ਜਾਂ ਤੇਜ ਦਾ ਤੰਤਰ ਹੈਂ, ਜਾਂ ਮੋਹਿਤ ਕਰ _ਲੈਣ ਵਾਲਾ ਮੰਤ੍ਰ 
ਹੈਂ, ਜਾਂ ਪੂਰਨ _ ਪ੍ਰਕਾਸ਼ _ਹੈਂ1੨੬0। 

(ਤੂੰ) ਰੂਪ ਦਾ ਘਰ ਹੈਂ, ਜਾਂ ਬੁੱਧੀ ਦਾ ਪ੍ਰਕਾਸ਼ ਹੈਂ, ਜਾਂ ਮੁਕਤੀ ('ਸਿਧਤਾ”) ਦਾ ਨਿਵਾਸ 
ਹੈਂ, ਜਾਂ ਬੁੱਧੀ ਦਾ _ਠਿਕਾਣਾ ਹੈਂ। (ਤੂੰ) ਦੇਵਤਿਆਂ ਦਾ ਦੇਵਤਾ ਹੈਂ, ਜਾਂ _ਮਾਇਆ-ਰਹਿਤ 
ਅਤੇ _ਭੇਦ-ਰਹਿਤ ਹੈ, ਜਾਂ ਦੈਂਤਾਂ (ਅਦੇਵਾਂ) ਦਾ ਵੀ ਦੇਵਤਾ ਹੈਂ, ਜਾਂ ਸ਼ੁੱਧਤਾ ਦਾ ਸਰੋਵਰ 
ਹੈਂ। (ਤੂੰ ਭਗਤਾਂ ਦੀ) ਜਾਨ ਨੂੰ ਬਚਾਉਣ ਵਾਲਾ ਹੈਂ, ਜਾਂ ਈਮਾਨ ਨੂੰ ਦੇਣ ਵਾਲਾ ਹੈ, 
ਜਾਂ ਯਮ-ਕਾਲ ਨੂੰ _ਕੌਂਟਣ ਵਾਲਾ ਹੈਂ, ਜਾਂ ਕਾਮਨਾਵਾਂ ਨੂੰ ਪੂਰਾ _ਕਰਨ _ਵਾਲਾ ਹੈਂ] (ਤੂੰ) 
ਤੇਜ ਨੂੰ ਪੁਚੰਡ ਕਰਨ ਵਾਲਾ ਹੈਂ, ਜਾਂ __ਨ ਖੰਡੇ ਸਕਣ ਵਾਲਿਆਂ ਨੂੰ ਖੰਡਿਤ ਕਰਨ 

ਹੀ 


” 


$ ਜਾ $ 
ਵਾਲਾ ਹੈਂ, ਜਾਂ ਰਾਜਿਆਂ ਨੂੰ ਸਥਾਪਿਤ ਕਰਨ _ ਵਾਲਾ ਜਾਂ ਨ ਇਸਤਰੀ ਹੈਂ ਨ 


ਪੁਰਸ਼।੨੬੧। 

(ਤੂੰ) ਵਿਸ਼ਵ ਦਾ _ਭਰਨ-ਪੋਸ਼ਣ _ਕਰਨ _ਵਾਲਾ ਹੈ, ਜਾਂ ਬਿਪਤਾ ਨੂੰ ਹਰਨ _ਵਾਲਾ 
ਹੈਂ, ਜਾਂ ਸੁਖ ਦਾ ਕਾਰਨ ਰੂਪ ਹੈਂ ਜਾਂ ਤੇਜ ਦਾ ਪ੍ਰਕਾਸ਼ ਹੈਂ। ਜਿਸ ਦਾ ਪਾਰ ਉਰਾਰ ਜਾਂ 
ਪਰਲਾ _ਕੰਢਾ _ਜਾਣਿਆ ਨਹੀਂ ਜਾ _ਸਕਦਾ, _ਜੇ _ਵਿਚਾਰ ਕਰੀਏ ਤਾਂ (ਤੂੰ) ਵਿਚਾਰਾਂ ਦਾ 
ਵੀ ਘਰ _ਹੈਂ। __ਹਿੰਗਲਾਜ ਅਤੇ _ਹਿਮਾਲੇ (ਦੇ ਨਿਵਾਸੀ ਤੈਨੂੰ) ਗਾਉਂਦੇ ਹਨ, ਹਬਸ਼ੀ ਅਤੇ 


੫੧ 


ਸੀ _ਦਸਮ-ਗ੍ਰੰਥ _ਸਾਹਿਬ 


ਹਿੰਗੁਲਾ ਹਿਮਾਲੈ ਗਾਵੈ ਅਬਸੀ ਹਲਬੀ ਧਿਆਵੈ 
ਪੂਰਬੀ ਨ ਪਾਰ ਪਾਵੈ ਆਸਾ ਤੇ ਅਨਾਸ ਹੈ। 

ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ 

ਨਿਰੰਜਨ _ਅਭੇਵ ਨਾਥ _ਅਦੂੈ _ਅਬਿਨਾਸਿ ਹੈ। ੧0। ੨੬੨। 
ਅੰਜਨ _ਬਿਹੀਨ ਹੈ ਨਿਰੰਜਨ ਪ੍ਰਬੀਨ ਹੈ 

ਕਿ ਸੇਵਕ ਅਧੀਨ ਹੈ ਕਟਯਾ ਜਮ ਜਾਲ ਕੇ। 

ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ 

ਭੂਮਿ ਕੇ ਭੁਜਯਾ ਹੈ ਮੁਹੀਯਾ ਮਹਾ ਬਾਲ ਕੇ। 

ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ _ਸਾਜਾ 

ਮਹਾ ਜੋਗ ਹੂੰ ਕੇ ਜੋਗ ਹੈ ਧਰਯਾ ਦੂਮ ਛਾਲ ਕੇ। 

ਕਾਮਨਾ ਕੇ ਕਰ ਹੈ ਕੁਬੁਧਿਤਾ" ਕੋ ਹਰ ਹੈ 

ਕਿ ਸਿਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ। ੧੧। ੨੬੩। 
ਛੀਰ ਕੈਸੀ ਛੀਰਾਵਧਿ _ਛਾਛ ਕੈਸੀ ਛਤ੍ਰਾਨੇਰ 

ਛਪਾਕਰ ਕੈਸੀ ਛਬਿ _ਕਾਲਇੰਦੂ ਕੇ ਕੂਲ ਕੈ। 

ਹੰਸਨੀ “ਸੀ _ਸੀਹਾ ਰੂਮ ਹੀਰਾ ਸੀ: ਹੁਸੈਨਾਬਾਦ 

ਗੰਗਾ ਕੈਸੀ ਧਾਰ ਚਲੀ ਸਾਤ ਸਿੰਧ੨ ਰੂਲ ਕੈ। 

ਪਾਰਾ ਸੀ _ਪਲਾਊਗਢ ਰੂਪਾ” ਕੈਸੀ ਰਾਮਪੁਰ 

ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੈ। 

ਚੰਪਾ ਸੀ ਚੰਦੇਰੀ“ ਕੋਟ ਚਾਂਦਨੀ ਸੀ _ਚਾਂਦਾਗੜਿ 
ਕੀਰਤਿ _ਤਿਹਾਰੀ ਰਹੀ“ ਮਾਲਤੀ ਸੀ ਫੂਲ ਕੈ। ੧੨। ੨੬੪। 
ਫਟਕ ਸੀ ਕੈਲਾਸ ਕਮਾਉਗੜ _ਕਾਸੀਪੁਰ 

ਸੀਸਾ ਸੀ ਸੁਰੰਗਾਬਾਦਿ ਨੀਕੈ ਸੋਹੀਅਤੁ ਹੈ। 

ਹਿਮਾ ਸੀ ਹਿਮਾਲੈ ਹਰ ਹਾਰ ਸੀ _ਹਲਬਾਨੇਰ 

ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ। 

ਚੰਦਨ ਸੀ _ਚੰਪਾਵਤੀ ਚੰਦੂਮਾ ਸੀ _ਚੰਦ੍ਰਾਗਿਰ 

ਚਾਂਦਨੀ ਸੀ ਚਾਂਦਗੜ _ਜਉਨ ਜੋਹੀਅਤੁ ਹੈ। 

ਗੰਗਾ ਸਮ _ਗੰਗ _ਧਾਰਿ _ਬਕਾਨਿ ਸੀ ਬਿਲੰਦਾਬਾਦਿ 
ਕੀਰਤਿ _ਤਿਹਾਰੀ” ਕੀ _ਉਜੀਆਰੀ ਸੋਹੀਅਤੁ ਹੈ। _੧੩। ੨੬੫। 
ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ 

ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ। 

ਭਖਰੀ ਕੰਧਾਰੀ ਗੋਰਿ _ਗਖਰੀ _ਗਰਦੇਜਾਚਾਰੀ 

ਪਉਨ ਕੇ ਅਹਾਰੀ ਤੇਰੇ ਨਾਮੁ ਧਿਆਈਅਤੁ ਹੈ। 

ਪੂਰਬ _ਪਲਾਊ _ਕਾਮਰੂਪ ਅਉ ਕਮਾਊ 

ਸਰਬ ਠਉਰ ਮੈ ਬਿਰਾਜੈ ਜਹਾ ਜਹਾ ਜਾਈਅਤੁ ਹੈ। 
ਪੂਰਨ ਪ੍ਰਤਾਪੀ ਜੰਤਰ ਮੰਤ੍ਰ ਤੇ _ਅਤਾਪੀ ਨਾਥ 

ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ। ੧੪। ੨੬੬। 


੧.'ਕਿਬੁਧਿਤਾ” _੨.“ਸੀਸੀ _ਹਾਰੂ _ਹਮੀਰਾਸੀ” _੩.'ਸੰਧ” ੪. 'ਰੇਪਾ` _ਪ.'ਚੰਦੋਰੀ” ੬.'ਵਹੀ” _੭.'ਹਿਤਾਰੀ 


ਅਕਾਲ _ ਉਸਤਤਿ ੫੧ 


ਹਲਬੀ _(ਹਲਬ-ਈਰਾਨ _ਨਗਰ _ਦੇ ਵਾਸੀ) _ਧਿਆਉਂਦੇ _ਹਨ, ਪੂਰਬ _ਦੇ ਨਿਵਾਸੀਆਂ ਨੇ 
ਵੀ (ਤੇਰਾ) ਅੰਤ ਨਹੀਂ ਪਾਇਆ, (ਤੂੰ ਹਰ ਪ੍ਰਕਾਰ ਦੀਆਂ) ਆਸ਼ਾਵਾਂ ਤੋਂ ਰਹਿਤ ਹੈਂ। (ਤੂੰ) 
ਦੇਵਤਿਆਂ ਦਾ ਵੀ ਦੇਵਤਾ, ਮਹਾਦੇਵ ਦਾ ਵੀ ਦੇਵ ਹੈਂ, (ਤੂੰ) ਮਾਇਆ-ਰਹਿਤ, _ਭੇਦ-ਰਹਿਤ, 
ਦਰੈਤ-ਰਹਿਤ, _ਵਿਨਾਸ਼-ਰਹਿਤ ਸੁਆਮੀ _ ਹੈਂ।੨੬੨। 


(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾਂ 
ਦੇ ਅਧੀਨ ਹੈਂ_ਅਤੇ (ਉਨ੍ਹਾਂ ਦੇ) ਜਮ-ਜਾਲ ਨੂੰ _ਕਟਣ ਵਾਲਾ ਹੈਂ। (ਤੂੰ) ਦੇਵਤਿਆਂ ਦਾ 
ਦੇਵਤਾ ਅਤੇ _ਮਹਾਦੇਵ _ਦਾ ਦੇਵਤਾ ਹੈ, (ਤੂੰ) _ਧਰਤੀ _ਨੂੰ ਭੋਗਣ ਵਾਲਾ _ਅਤੇ _ਮਹਾਨ 


ਬਾਲਿਕਾਵਾਂ ਨੂੰ ਵੀ ਮੋਹ _ਲੈਣ ਵਾਲਾ ਹੈਂ। (ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ _ਸਾਜ- 
ਸਜਾਵਟਾਂ ਦਾ ਸਾਜ ਹੈਂ। ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾਂ ਦੀ ਛਿਲ (ਦੇ 
ਬਸਤ੍ਰ) ਧਾਰਨ _ਕਰਨ _ਵਾਲਾ _ਹੈਂ। (ਤੂੰ) ਕਾਮਨਾਵਾਂ ਪੂਰੀਆਂ ਕਰਨ _ਵਾਲਾ_ਹੈੱ, ਜਾਂ _ਕੁਬੁੱਧਤਾ 
ਨੂੰ ਹਰਨ ਵਾਲਾ ਹੈਂ, ਜਾਂ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾਂ ਸਾਰੀਆਂ ਕੁਚਾਲਾਂ ਨੂੰ ਖਤਮ 
ਕਰਨ ਵਾਲਾ _ਹੈ'।੨੬੩। 

(ਤੇਰੀ ਕੀਰਤੀ) _ਛੀਰ-ਸਮੁੰਦਰ ਵਿਚ ਦੁੱਧ _ ਵਰਗੀ, _ਛਤ੍ਰਪੁਰ _ਵਿਚ _ਲੱਸੀ _ਵਰਗੀ, 
ਜਮਨਾ _ਦੇ ਕੰਢੇ __ ਉਤੇ ਚੰਦ੍ਰਮਾ _ਦੀ ਸੁੰਦਰਤਾ ਵਰਗੀ, _ਸੀਹਾ-ਰੂਮ (ਨਗਰੀ) _ਵਿਚ _ਹੰਸਨੀ 
ਜਿਹੀ, ਹੁਸੈਨਾਬਾਦ ਵਿਚ _ਹੀਰੇ ਜਿਹੀ ਅਤੇ ਸੱਤਾਂ ਸਮੁੰਦਰਾਂ ਦੇ _ਸਮੁੱਚ ਨੂੰ _(ਲਜਾਉਣ ਵਾਲੀ) 
ਗੰਗਾ _ਦੀ ਧਾਰਾ ਜਿਹੀ, _ਪਲਾਊਗੜ _ਵਿਚ _ਪਾਰੇ ਵਰਗੀ, _ਰਾਮਪੁਰ _ਵਿਚ _ਚਾਂਦੀ ਜਿਹੀ, 
ਸਾਰੰਗਪੁਰ _ਵਿਚ ਸ਼ੋਰੇ _ਜਿਹੀ (ਸਫ਼ੈਦ ਤੇਰੀ ਕੀਰਤੀ) ਚੰਗੀ _ਤੜ੍ਹਾਂ _ਵਿਆਪਤ ਹੋ ਰਹੀ ਹੈ। 
ਚੰਦੇਰੀ ਦੇ __ਕਿਲੇ ਵਿਚ ਚੰਬੇ ਦੇ ਸਮਾਨ, ਚਾਂਦਾਗੜ੍ਹ _ਵਿਚ ਚਾਂਦਨੀ ਵਰਗੀ, ਤੇਰੀ ਕੀਰਤੀ 
ਮਾਲਤੀ ਦੇ ਫੁਲ ਵਾਂਗ _(ਹਰ ਥਾਂ ਪਸਰ _ਰਹੀ _ਹੈ)।੨੬੪। 


ਕੈਲਾਸ਼, _ਕਮਾਊਗੜ _ ਅਤੇ _ ਕਾਸ਼ੀਪੁਰ _ਵਿਚ _ਸਫਟਿਕ _ਵਾਂਗ, _ ਸੁਰੰਗਾਬਾਦ _ਵਿਚ 
ਸ਼ੀਸ਼ੇ ਵਾਂਗ _(ਤੇਰੀ ਕੀਰਤੀ) ਸ਼ੁਭਾਇਮਾਨ ਹੈ। __ਹਿਮਾਲਾ ਪਰਬਤ ਵਿਚ _ਬਰਫ਼ ਵਾਂਗ, _ਹਲਬ 
ਨਗਰ ਵਿਚ ਸ਼ਿਵ ਦੇ (ਚਿੱਟੇ ਸੌਂਪ ਦੇ) ਹਾਰ ਵਾਂਗ, _ਹਾਜੀਪੁਰ ਵਿਚ _ਹੰਸ ਵਾਂਗ _(ਤੇਰੀ 
ਕੀਰਤੀ ਕੇਵਲ) ਵੇਖਣ ਨਾਲ _ਹੀ ਮੋਹਿਤ ਕਰ ਲੈਂਦੀ ਹੈ। _ਚੰਪਾਵਤੀ ਵਿਚ _ਚੰਦਨ ਜਿਹੀ, 
ਚੰਦ੍ਰਾਗਿਰੀ _ਵਿਚ _ ਚੰਦ੍ਰਮਾ _ਜਿਹੀ _ਅਤੇ _ਚਾਂਦਗੜ੍ਹ _ਵਿਚ _ ਚਾਂਦਨੀ _ਵਰਗੀ _(ਸਫ਼ੇਦ _ ਤੇਰੀ) 
ਸ਼ੋਭਾ _ਵੇਖੀ ਜਾਂਦੀ _ਹੈ। _ਗੰਗਾ _ਦੀ _ਧਾਰ _ਵਿਚ _ ਗੰਗਾ _ਵਾਂਗ (ਸ਼ੁੱਧ), _ਬਿਲੰਦਾਬਾਦ _ਵਿਚ 
ਬਗਲਿਆਂ _ਵਾਂਗ _ ਤੇਰੀ _ਕੀਰਤੀ _ਦੀ _ ਸੋਭਾ _ਸੋਭ _ਰਹੀ _ਹੈ।੨੬੫। 

ਪਾਰਸੀ, _ਫਰੰਗੀ, ਫਰਾਂਸ _ਦੇ _ਦੋਰੰਗੇ ਲੋਕ, _ਮਕਰਾਨ ਦੇਸ਼ _ਦੇ ਨਿਵਾਸੀ _(ਮਿਦੰਗੀ) 
ਆਦਿ ਤੇਰੇ ਹੀ ਗੀਤ ਗਾਉਂਦੇ ਹਨ। _ਭਖਰੀ _(ਭਖਰ _ਦੇ ਨਿਵਾਸੀ), ਕੰਧਾਰੀ, ਗੋਰੀ, _ਗਖੜੀ 
ਅਤੇ _'ਗਰਦੇਜ਼” __ ਦੇਸ਼ ਵਿਚ _ਵਿਚਰਨ ਵਾਲੇ ਅਤੇ __ ਪੌਣ ਦਾ ਆਹਾਰ ਕਰਨ ਵਾਲੇ ਤੇਰੇ 
ਨਾਮ _ਦੀ _ਆਰਾਧਨਾ _ਕਰਦੇ _ਹਨ। ਪੂਰਬ ਦੇ _ਪਲਾਊ, _ਕਾਮਰੂਪ ਅਤੇ _ਕੁਮਾਊ ਪ੍ਰਦੇਸ਼, ਜਿਥੇ 
ਜਿਥੇ ਵੀ ਜਾਈਦਾ ਹੈ, ਉਨ੍ਹਾਂ ਸਾਰੀਆਂ ਥਾਂਵਾਂ ਤੇ (ਤੂੰ ਹੀ) ਬਿਰਾਜ ਰਿਹਾ ਹੈਂ। (ਹੇ) ਪੂਰਨ 
ਪ੍ਰਤਾਪ ਵਾਲੇ _ਅਤੇ ਯੰਤ੍ਰਾਂ-ਮੰਤ੍ਰਾਂ ਦੇ ਪ੍ਰਭਾਵ ਤੋ __ਰਹਿਤ ਸੁਆਮੀ! ਤੇਰੀ ਕੀਰਤੀ ਦਾ ਕੋਈ 
ਪਾਰ _ ਨਹੀਂ ਪਾ _ ਸਕਦਾ।੨੬੬। 


੫੨ ਸ੍ਰੀ _ਦਸਮ-ਗ੍ਰੰਥ ਸਾਹਿਬ 


ਤੂਪੁਨਨਦ/ _ ਪਾਧੜ? _ਛਾੱਟ 
ਅਦੂੈ _ਅਨਾਸ ਆਸਨ _ਅਡੋਲ। _ਅਦੂੈ ਅਨੰਤ _ਉਪਮਾ _ਅਤੋਲ। 
ਅਛੈ ਸਰੂਪ _ਅਬ੍ਯਕਤ _ਨਾਥ। _ਆਜਾਨੁਬਾਹੁ _ਸਰਬਾ _ਪ੍ਰਮਾਥ। _੧। _੨੬੭। 
ਜਹ ਤਹ _ਮਹੀਪ ਬਨ ਤਿਨ ਪੂਫੁਲ। ਸੋਭਾ ਬਸੰਤ ਜਹ ਤਹ ਪੁਜੁਲ। 
ਬਨ ਤਨ ਦੁਰੰਤ ਖਗ ਮ੍ਰਿਗ ਮਹਾਨ। ਜਹ ਤਹ _ਪੁਫੁਲ ਸੁੰਦਰ” ਸੁਜਾਨ। ੨। ੨੬੮। 


ਫੁਲਤੰ ਪੁਫੁਲ ਲਹਿਲਹਤ _ਮਉਰ। ਸਿਰਿ ਢੁਲਹਿ ਜਾਨੁ _ਮਨਮਥਹ _ਚਉਰ। 
ਕੁਦਰਤਿ ਕਮਾਲ ਰਾਜਿਕ _ਰਹੀਮ। _ਕਰੁਣਾਨਿਧਾਨ ਕਾਮਿਲ ਕਰੀਮ। ੩। ੨੬੯। 
ਜਹ ਤਹ ਬਿਲੋਕਿ ਤਹ ਤਹ ਪ੍ਰਸੋਹ। ਆਜਾਨੁਬਾਹੁ ਅਮਿਤੋਜ ਮੋਹ। 

ਰੋਸੰ ਬਿਰਹਤ ਕੁਰੁਣਾਨਿਧਾਨ। ਜਹ ਤਹ ਪੁਫੁਲ ਸੁੰਦਰ ਸੁਜਾਨ। ੪। ੨੭0। 


ਬਨ ਤਿਨ ਮਹੀਪ ਜਲ _ਥਲ _ਮਹਾਨ। _ਜਹ ਤਹ ਪੂਸੋਹ _ਕਰੁਣਾਨਿਧਾਨ। 
ਜਗਮਗਤ _ਤੇਜ ਪੂਰਨ ਪ੍ਰਤਾਪ। ਅੰਬਰ ਜਮੀਨ ਜਿਹ _ਜਪਤ ਜਾਪ। _੫। _੨੭੧। 
ਸਾਤੋ ਅਕਾਲ ਸਾਤੋ __ਪਤਾਰ। _ਬਿਥਰਿਓ _ਅਦ੍ਰਿਸਟ ਜਿਹ ਕਰਮ _ਜਾਰ। ੬। ੨੭੨।੨ 


੨. 'ਤਨ” ੩. ਇਸ ਛੰਦ ਦੇ ਕੇਵਲ ਦੋ ਚਰਣ ਦਿੱਤੇ ਹੋਣ ਕਾਰਨ ਅਧੂਰਾ ਪ੍ਰਤੀਤ ਹੁੰਦਾ ਹੈ। ਕਈ 


੧. 'ਸੁੰਦੇ” ਕਿ 
ਬੀੜਾਂ ਵਿਚ _ਅੰਤ `ਤੇ “ਉਸਤਤ _ਸੰਪੂਰਨੰ” _ਉਕਤੀ ਵੀ _ਲਿਖ ਦਿੱਤੀ ਗਈ ਹੈ 


ਅਕਾਲ _ ਉਸਤਤਿ ਹੀ ਸਿਤ 


ਤੰਗੀ /ਕਰਆ ਨਲ/ _ਪਾਠਤਾ ਛੰਦ 

(ਤੂੰ) ਦ੍ਰੈਤ-ਰਹਿਤ, _ਨਾਸ਼-ਰਹਿਤ, ਅਡੋਲ ਆਸਨ _ਵਾਲਾ_ਹੈ'; ਦ੍ਰੈਤ ਤੋਂ ਮੁਕਤ, ਅੰਤ 
ਤੋਂ ਬਿਨਾ ਅਤੇ _ਅਤੁਲ ਉਪਮਾ ਵਾਲਾ _ਹੈਂ। (ਤੂੰ) ਨਸ਼ਟ ਨ ਹੋਣ ਵਾਲਾ _ਅਵਿਅਕਤ ਨਾਥ 
ਹੈਂ! ਅਜਾਨਬਾਹੁ _ਅਤੇ ਹੋਰ ਸਾਰਿਆਂ ਨੂੰ ਮਿਧਣ ਵਾਲਾ _ਹੈਂ।੨੬੭। ਜਿਥੇ ਕਿਥੇ ਬਨ, ਤ੍ਰਿਣ 
ਆਦਿ ਪੁਫੁਲਿਤ ਹਨ (ਉਨ੍ਹਾਂ ਦਾ ਤੂੰ) ਰਾਜਾ ਹੈਂ। ਜਿਥੇ ਕਿਥੇ ਤੂੰ ਬਸੰਤ ਦੀ ਸ਼ੋਭਾ ਵਾਂਗ 
ਚਮਕ _ਰਿਹਾ ਹੈਂ। ਬੇਸ਼ੁਮਾਰ _ਬਨਾਂ _ਅਤੇ __ ਤ੍ਰਿਣਾਂ ਅਤੇ ਪੰਛੀਆਂ ਤੇ ਜੰਗਲੀ ਪਸ਼ੂਆਂ _ਵਿਚ 
ਤੂੰ ਮਹਾਨ (ਮੌਜੂਦ) ਹੈਂ। (ਤੂੰ) ਸੁੰਦਰ ਸੁਜਾਨ ਜਿਥੇ _ਕਿਥੇ ਪ੍ਰਫੁਲਿਤ ਹੋ. ਰਿਹਾ ਹੈਂ।੨੬੮। 

ਪੁਫੁਲਿਤ _ਫੁਲਾਂ _(ਅਤੇ _ਉਸ _ਵਿਚ _ਚਮਕਦੀ _ਪੁਸ਼ਪ-ਧੂਲ) _ਦਾ _ਮੁਕਟ _(ਤੇਰੇ _ਸਿਰ 
ਉਤੇ) ਸੁਸ਼ੋਭਿਤ ਹੈ, ਮਾਨੋ _ਕਾਮਦੇਵ ਸਿਰ ਉਤੇ ਚੌਰ ਕਰ ਰਿਹਾ ਹੋਵੇ। (ਤੂੰ) ਕਮਾਲ ਕੁਦਰਤ 
ਵਾਲਾ, ਰਹਿਮ _ਕਰਨ _ਵਾਲਾ, ਸਭ ਨੂੰ ਰੋਜ਼ੀ ਦੇਣ ਵਾਲਾ, ਦਇਆ ਦਾ ਭੰਡਾਰ ਅਤੇ ਪੂਰਨ 
ਬਖ਼ਸ਼ਿਸ਼ ਕਰਨ _ਵਾਲਾ ਹੈਂ।੨੬੯। (ਮੈਂ) ਜਿਥੇ __ਕਿਥੇ ਵੇਖਦਾ ਹਾਂ, ਉਥੇ ਉਥੇ ਹੀ (ਤੂੰ) 
ਫਬ ਰਿਹਾ ਹੈਂ। (ਤੂੰ) ਲੰਬੀਆਂ ਭੁਜਾਵਾਂ ਵਾਲਾ, ਅਮਿਤ _ਬਲ ਵਾਲਾ ਅਤੇ _ਮੋਹ _ਲੈਣ ਵਾਲਾ 
ਹੈਂ! (ਤੂੰ) ਕ੍ਰੋਧ ਤੋਂ ਰਹਿਤ ਅਤੇ ਦਇਆ ਦਾ ਭੰਡਾਰ ਹੈਂ। _(ਹੇ) ਸੁੰਦਰ ਸੁਜਾਨ! (ਤੂੰ) 
ਜਿਥੇ _ਕਿਥੇ ਪ੍ਰਫੁਲਿਤ _ਹੋ__ਰਿਹਾ _ਹੈੱ1੨੭0। 

(ਤੂੰ) _ਬਨਾਂ ਅਤੇ _ਤਿਨਕਿਆਂ ਦਾ ਰਾਜਾ ਹੈਂ ਅਤੇ __ਜਲ-ਥਲ _ਵਿਚ ਮਹਾਨ ਹੇ] 
ਜਿਥੇ _ਕਿਥੇ ਹੇ _ਕਰੁਣਾ-ਨਿਧਾਨ! _(ਤੇਰੀ) ਸੋਭਾ _(ਪਸਰੀ _ਹੋਈ _ਹੈ)। (ਤੇਰਾ) _ਪੂਰਨ ਤੇਜ 
ਅਤੇ _ਪੁਤਾਪ _ਜਗਮਗਾ _ਰਿਹਾ _ਹੈ। ਆਕਾਸ਼ _ਅਤੇ _ਧਰਤੀ ਵਿਚ _(ਤੇਰਾ ਹੀ) ਜਾਪ ਜਪਿਆ 
ਜਾ ਰਿਹਾ _ਹੈ।੨੭੧। ਸੱਤਾਂ _ਆਕਾਸ਼ਾਂ _ਅਤੇ _ਸੱਤਾਂ _ਪਾਤਾਲਾਂ _ਵਿਚ _ਤੇਰੀ ਕ੍ਰਿਪਾ ਦਾ ਜਾਲ 
ਅਦ੍ਰਿਸ਼ਟ ਰੂਪ _ਵਿਚ ਫੈਲਿਆ ਹੋਇਆ _ਹੈ।੨੭੨। 


ਬਚਿਤ੍ਰ _ਨਾਟਕ 


56 ੱਤਗੁਰ _ਪੁਸ਼7/ਏ/ 
%#ਥਾ _ਯਾੱਝਤੂ ਨਾਟਕ ਗੁੱਥ _/ਲੈਲ੍ੂਯਤ/ 
ਸੀ ਮੁਖਵਾਕ ਪਾਤਸਾਹੀ ੧0” 


ਤੂਪੁਸਦਾ _/ ਦੌਹਰਾ 
ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ। 
ਪੂਰਨ ਕਰੌ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ। ੧। 
ਸੀ ਕਾਲ ਜੀ ਕੀ ਉਸਤਤਿ।੪ 
/ਤਡੰਨਾ ਛੰਦ 
ਖਗ ਖੰਡ _ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ। 
ਭੂਜ ਦੰਗ ਅਖੰਡੰ ਤੇਜ ਪ੍ਰਚੰਡ ਜੋਤਿ ਅਮੰਡੰ ਭਾਨੁ ਪੁਭੰ। 
ਸੁਖ ਸੰਤਾ _ਕਰਣੰ ਦੁਰਮਤਿ ਦਰਣੰ ਕਿਲਬਿਖ _ਹਰਣੰ ਅਸਿ _ਸਰਣੰ। 
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪੁਤਿਪਾਰਣ ਜੈ ਤੇਗੰ। ੨। 


ਭੁਸ਼ੰਨਾ ਪੁਯਤ ਛੰਦ 
ਸਦਾ ਏਕ ਜੋਤ੍ਯੰ ਅਜੂਨੀ ਸਰੂਪੰ। ਮਹਾਦੇਵ ਦੇਵੰ ਮਹਾ ਭੂਪ ਭੂਪੰ। 
ਨਿਰੰਕਾਰ ਨਿਤ੍ਯੰ ਨਿਰੂਪੰ ਨ੍ਰਿਬਾਣੰ। _ਕਲੈ _ਕਾਰਣੇਯੰ ਨਮੋ _ਖੜਗਪਾਣੰ। _੩। 
ਨਿਰੰਕਾਰ ਨ੍ਰਿਬਿਕਾਰ ਨਿਤ੍ਯੰ _ਨਿਰਾਲੰ। ਨ ਬ੍ਰਿਧੰ _ਬਿਸੇਖੰ ਨ ਤਰੁਨੰ ਨ ਬਾਲੰ। 
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ। ਨ ਰੰਗੰ ਨ ਰਾਗੰ ਅਪਾਰੰ ਅਭੇਖੰ। ੪। 


ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ। ਨ ਨਾਮੌ ਨ ਠਾਮੰ ਮਹਾ ਜੋਤਿ ਜਾਗੰ। 

ਨ ਦ੍ਰੈਖੈ ਨ ਭੇਖੰ ਨਿਰੰਕਾਰ ਨਿਤ੍ਰਯੰ। ਮਹਾ ਜੋਗ ਜੋਗੰ ਸੁ ਪਰਮ ਪਵਿਤ੍ਯੰ। ੫। 
ਅਜੇਯੰ _ਅਭੇਯੰ _ਅਨਾਮੰ _ਅਠਾਮੰ। _ਮਹਾਜੋਗ ਜੋਗੰ ਮਹਾ _ਕਾਮ _ਕਾਮੰ। 

ਅਲੇਖੰ _ਅਭੇਖੰ _ਅਨੀਲੰ _ਅਨਾਦੰ। ਪਰੇਯੰ _ਪਵਿਤ੍ੂੰ ਸਦਾ ਨ੍ਰਿਬਿਖਾਦੰ। ੬। 


ਵਿਚ ਇਨ੍ਹਾਂ _ਮਾਂਗਲਿਕ _ਉਕਤੀਆਂ ਵਿਚ ਆਪਸੀ ਫ਼ਰਕ ਹੈ। ਕਿਤੇ _ਕਿਤੇ ਸੈਖਿਪਤ _ਮੂਲ- 
“੧ਉ` ਸੀ ਵਾਹਗੁਰੂ ਜੀ ਕੀ ਫਤੇ' ਉਕਤੀ ਲਿਖੀ ਹੈ। 'ਗੁੰਥ` ਦਾ ਸ਼ਬਦ-ਜੋੜ 'ਗਿਰੰਥੇ' ਅੰਕਿਤ ਹੈ 
ਪਤ ਰਹਿਤ “ਕਰੋਂ? ੪. ਕਈ ਬੀੜਾਂ ਵਿਚ ਇਹ ਉਕਤੀ 


ਬਚਿਤ੍ਰ _ਨਾਟਕ 


56 ` ਗਤਗੁਰ _ਪੁਸ਼ਾਦ 
ਹਣ _ਯਲੱਚੜ _ ਨਾਟਕ ਗੁੱਥ _/ਲੋਥਏੇ ਹਾਂ 
ਪਤਲ਼ਾਨੰ 97 ਦੇ ਨੀ ੭8 ਤੱ 

ਤੋਗੀੰ ਸਰਨ ਨਾਲ/ _ਦੱਹਰਾ 

(ਸੈਂ) ਸੀ ਖੜਗ ਨੂੰ _ਹਿਤ-ਚਿਤ _ਨਾਲ ਨਮਸਕਾਰ _ਕਰਦਾ _ਹਾਂ। ਜੇ ਤੁਸੀਂ ਮੇਰੀ 
ਸਹਾਇਤਾ _ਕਰੋ ਤਾਂ (ਮੈਂ) ਇਸ ਗ੍ਰੰਥ ਨੂੰ ਪੂਰਾ _ਕਰ __ਲਵਾਂਗਾ।੧। 

ਸੀ ਕਾਲ ਜੀ ਦੀ ਉਸਤਤ 

/ਤੇਡੰਨਾ ਛੰਦ 

ਤਲਵਾਰ ਚੰਗੀ ਤਰ੍ਹਾਂ ਟੁਕੜੇ ਟੁਕੜੇ ਕਰਦੀ ਹੈ, ਦੁਸ਼ਟਾਂ ਦੇ ਦਲਾਂ ਨੂੰ ਨਸ਼ਟ 
ਹੈ, ਯੁੱਧ ਨੂੰ _ਸੁਸਜਤਿ ਕਰਦੀ ਹੈ, (ਅਜਿਹੀ) ਬਲਵਾਨ ਹੈ। ਇਹ ਅਖੰਡ _ਤੇਜ ਵਾਲੀ _ਭੁਜ- 
ਦੰਡ ਹੈ, ਪ੍ਰਚੰਡ ਤੇਜ ਵਾਲੀ ਹੈ, ਅਤੇ ਸੂਰਜ ਦੀ ਸ਼ੋਭਾ ਦੀ ਜੋਤਿ ਨੂੰ ਕਰ ਦਿੰਦੀ 
ਹੈ। (ਇਹ) ਸੰਤਾਂ ਨੂੰ ਸੁਖ _ਦੇਣ ਵਾਲੀ, ਮਾੜੀ ਬੁੱਧੀ ਨੂੰ _ਦਲਣ ਵਾਲੀ, ਪਾਪਾਂ ਦਾ ਨਾਸ਼ 
ਕਰਨ ਵਾਲੀ ਹੈ, (ਮੈਂ) ਇਸ ਦੀ ਸ਼ਰਨ ਵਿਚ ਹਾਂ। ਹੇ ਜਗ ਦਾ ਕਾਰਨ ਸਰੂਪ ! ਤੇਰੀ 
ਜੈ-ਜੈਕਾਰ ਹੋਵੇ, (ਕਿਉਂਕਿ ਤੂੰ) ਸ੍ਰਿਸ਼ਟੀ ਨੂੰ _ਉਬਾਰਨ _ਵਾਲੀ _ਅਤੇ _ਮੇਰੀ _ਪਾਲਣਾ _ਕਰਨ 
ਵਾਲੀ ਹੈਂ, (ਤਾਂ ਤੇ ਤੇਰੀ) ਹੇ ਤੇਗ! ਜੈ ਜੈ ਹੋਵੇ।੨। 
ਭੁਸ਼ੰਨਾ ਪੁਯਤ ਛੰਦ 

(ਹੇ ਪ੍ਰਭੂ _! ਤੂੰ) ਸਦਾ _ਇਕ-ਜੋਤਿ _ਵਾਲਾ _ਅਤੇ _ਅਜਨਮੇ _ਸਰੂਪ _ਵਾਲਾ ਹੈਂ। (ਤੂੰ) 
ਮਹਾਦੇਵਾਂ ਦਾ ਵੀ ਦੇਵ ਅਤੇ ਵੱਡਿਆਂ ਰਾਜਿਆਂ ਦਾ ਵੀ ਰਾਜਾ ਹੈਂ। (ਤੂੰ) ਨਿਰਾਕਾਰ, ਨਿੱਤ, 
ਰੂਪ-ਰਹਿਤ _ ਅਤੇ _ਨਿਰਵਾਣ _ਸਰੂਪ _ਹੈਂ। (ਤੂੰ) _ਸ਼ਕਤੀ _ਦਾ ਕਾਰਨ ਰੂਪ ਹੈਂ, (ਹੇ) 
ਖੜਗਧਾਰੀ! (ਤੈਨੂੰ) ਨਮਸਕਾਰ _ਹੈ। _੩। (ਹੇ ਪ੍ਰਭੂ! ਤੂੰ) ਨਿਰਾਕਾਰ, _ਨਿਰ-ਵਿਕਾਰ, _ਸਦੀਵੀ 
ਅਤੇ ਨਿਰਾਲਾ ਹੈਂ। (ਤੂੰ) ਖ਼ਾਸ ਤੌਰ ਤੇ ਨ ਬੁੱਢਾ ਹੈਂ, ਨ ਜਵਾਨ ਹੈਂ ਅਤੇ ਨ ਹੀ ਬਾਲਕ 
ਹੈਂ। (ਤੂੰ) ਨ ਕੰਗਾਲ ਹੈਂ, ਨ ਰਾਜਾ ਹੈਂ, (ਤੇਰਾ) ਨ ਰੂਪ ਹੈ ਅਤੇ ਨ ਹੀ ਰੇਖ ਹੈ। (ਤੇਰਾ) 
ਨ (ਕੋਈ) ਰੰਗ ਹੈ, ਨ ਸਨੇਹ ('ਰਾਗੰ”) ਹੈ, ਨ ਪਾਰ ਹੈ ਅਤੇ ਨ ਹੀ ਭੇਖ ਹੈ ।੪। 

(ਹੇ ਪ੍ਰਭੂ! ਤੇਰਾ) ਨ ਰੂਪ ਹੈ, ਨ ਰੇਖ ਹੈ, ਨ ਰੰਗ ਹੈ ਅਤੇ ਨ ਹੀ ਸਨੇਹ ('ਰਾਗੰ”) 
ਹੈ; ਨ ਨਾਮ ਹੈ, ਨ ਠਿਕਾਣਾ ਹੈ, (ਬਸ) ਜਗਣ ਵਾਲੀ (ਤੂੰ) ਮਹਾ ਜੋਤਿ ਹੈਂ। ਨ (ਤੇਰੇ 
ਵਿਚ) ਦ੍ਰੇਸ਼ ਹੈ, ਨ ਭੇਖ ਹੈ, (ਤੂੰ) ਆਕਾਰ ਤੋਂ ਬਿਨਾ ਸਦੀਵੀ ਰੂਪ ਵਾਲਾ ਹੈਂ। (ਤੂੰ) _ਮਹਾ 
ਯੋਗ ਦਾ ਵੀ ਯੋਗ ਅਤੇ ਪਰਮ ਪਵਿੱਤਰ ਹੈਂ। ੫। (ਹੇ ਪ੍ਰਭੂ _! ਤੂੰ) _ਅਜਿਤ, _ਭੈ-ਰਹਿਤ, 
ਬਿਨਾ ਨਾਮ ਅਤੇ ਸਥਾਨ ਦੇ ਹੈਂ। (ਤੂੰ) ਮਹਾ ਯੋਗ _ਦਾ ਵੀ ਯੋਗ _ਅਤੇ ਮਹਾ ਕਾਮਨਾਵਾਂ 
ਦੀ ਵੀ ਕਾਮਨਾ ਹੈਂ। (ਤੂੰ) ਲੇਖੇ ਤੋਂ ਬਾਹਰ, _ਭੇਖ ਤੋਂ ਬਿਨਾ, ਗਿਣਤੀ ਤੋਂ ਰਹਿਤ 
ਬਿਨਾ ਕਿਸੇ ਮੁੱਢ ਦੇ ਹੈਂ। (ਤੂੰ ਸਭ ਤੋਂ) ਪਰੇ ਹੈਂ, ਪਵਿਤਰ ਹੈਂ ਅਤੇ ਸਦਾ ਵਿਵਾਦਾਂ ਤੋਂ 
ਰਹਿਤ ਹੈਂ! ੬। 


ਹੈਂ 


ਸੀ _ਦਸਮ-ਗ੍ੰਥ _ਸਾਹਿਬ 


ਸੁਆਦ ਅਨਾਦੰ _ਅਨੀਲੰ _ਅਨੰਤੰ। _ਅਦ੍ੈਖੈ _ਅਭੇਖੰ _ਮਹੇਸੰ _ਮਹੰਤੰ। 
ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ। ਨ ਕਾਮੰ ਨ ਕ੍ਰੋਧ ਅਜੋਨੀ ਅਜੋਹੰ। ੭। 
ਪਰੇਯੰ _ਪਵਿਤੂੰ ਪੁਨੀਤ ਪੁਰਾਣੰ। ਅਜੇਯੰ _ਅਭੇਯੰ _ਭਵਿਖ੍ਯੰ _ਭਵਾਣੰ। 
ਨ ਰੋਗੰ ਨ ਸੋਗੰ ਸੁ ਨਿਤ੍ਯੰ ਨਵੀਨੰ। ਅਜਾਯੰ _ਸਹਾਯੰ _ਪਰਮੰ_ਪੂਬੀਨੰ। ੮। 


ਸੁ ਭੂਤੰ ਭਵਿਖ੍ਯੰ _ਭਵਾਨੰ ਭਵੇਯੰ। ਨਮੋ ਨ੍ਰਿਬਕਾਰੰ ਨਮੋ ਨ੍ਰਿਜੁਰੇਯੰ। 
ਨਮੋ ਦੇਵ ਦੇਵੰ ਨਮੋ ਰਾਜ ਰਾਜੰ। _ਨਿਰਾਲੰਬ” _ਨਿਤ੍ਯੰ _ਸੁ _ਰਾਜਾਧਿਰਾਜੰ।੯। 
ਅਲੇਖੰ ਅਭੇਖੰ ਅਭੂਤੰ ਅਦੂੈਖੰ। ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ। 

ਮਹਾ ਦੇਵ ਦੇਵ ਮਹਾ ਜੋਗ ਜੋਗੰ। ਮਹਾ ਕਾਮ ਕਾਮੰ ਮਹਾ ਭੋਗ ਭੋਗੰ। ੧0। 


ਰਾਜਸੰ ਤਾਮਸੰ _ਸਾਤਕੇਯੰ। ਕਹੂੰ ਨਾਰਿ ਕੋ ਰੂਪ ਧਾਰੇ ਨਰੇਯੰ। 

ਦੇਵੀਯੰ ਦੇਵਤੰ ਦਈਤ ਰੂਪੰ। ਕਹੂੰ _ਰੂਪੰ ਅਨੇਕ ਧਾਰੇ _ਅਨੂਪੰ। _੧੧। 
ਫੂਲ ਹ੍ਹੈ ਕੈ ਭਲੇ ਰਾਜ ਫੂਲੇ। ਕਹੂੰ ਭਵਰ ਹੈ ਕੈ ਭਲੀ ਭਾਤਿ ਭੂਲੇ। 
ਪਵਨ ਹੈ ਕੈ ਬਹੇ ਬੇਗਿ ਐਸੇ। ਕਹੇ ਮੋ ਨ ਆਵੇ ਕਥੋ” ਤਾਹਿ ਕੈਸੇ। ੧੨। 


ਟ. .. ਟੀ, ਟੀ, 


ਭਾਂਤਿ ਬਾਜੇ। ਕਹੂੰ ਪਾਰਧੀ ਹ੍ਹੈ ਧਰੇ ਬਾਨ ਰਾਜੇ। 
ਭਾਤਿ ਮੋਹੇ। ਕਹੂੰ ਕਾਮਕੀ ਜਿਉ ਧਰੇ ਰੂਪ ਸੋਹੇ। ੧੩। 
ਰੂਪ ਰੇਖੰ। ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ। 
ਕੈ ਕਹਾਵੈ। ਕਹਾ ਮੈ ਬਖਾਨੋ ਕਹੇ ਮੋ ਨ ਆਵੈ। ੧੪। 


ਹੂੰ 342 
ਤੋ ਤੂੰ ਤੋਂ ਐ 

; ਰਖ 
ਹੋਈ ਕੈ ਕੇ 


ਨ ਤਾਕੋ ਕੋਈ ਤਾਤ ਮਾਤੰ ਨ ਭਾਯੰ। ਨ ਪੁਤ੍ਹੰ ਨ ਪੌਤ੍ਰੰ ਨ ਦਾਯਾ ਨ ਦਾਯੰ। 
ਨ ਨੇਹੰ ਨ ਗੇਹੁੰ ਨ ਸੈਨ ਨ ਸਾਥੰ। ਮਹਾ ਰਾਜ ਰਾਜੰ _ਮਹਾ ਨਾਥ ਨਾਥੰ। ੧੫। 
ਪਰਮੰ ਪੁਰਾਨ ਪਵਿਤ੍ਰ _ਪਰੇਯੰ। _ਅਨਾਦੰ _ਅਨੀਲੰ _ਅਸੰਭੰ _ਅਜੇਯੰ। 

ਅਭੇਦ _ਅਛੇਦੈ ਪਵਿਤੂੰ _ਪੁਮਾਥੰ। ਮਹਾ ਦੀਨ ਦੀਨ ਮਹਾ ਨਾਥ _ਨਾਥੰ। _੧੬। 


੮. 


ਬਚਿਤ੍ਰ _ ਨਾਟਕ ੫੪ 


(ਤੂੰ) ਸਭ ਦਾ ਆਦਿ ਹੈਂ, ਆਪ ਬਿਨਾ ਕਿਸੇ ਆਦਿ ਦੇ ਹੈਂ; ਗਿਣਤੀ ਤੋਂ ਪਰੇ ਅਤੇ 
ਬੇਅੰਤ ਹੈਂ। (ਤੂੰ) ਦ੍ਰੈਸ਼-ਰਹਿਤ, _ਭੇਖ-ਰਹਿਤ, ਧਰਤੀ ਦਾ ਸੁਆਮੀ _ਅਤੇ _ਅਤਿ _ਮਹਾਨ ਹੈ'। 
(ਤੂੰ) ਨ ਗੁੱਸੇ ਹੁੰਦਾ ਹੈਂ, ਨ ਸੁਕਦਾ ਹੈਂ, ਨ ਤੇਰੇ ਵਿਚ ਦਗ਼ਾ ਅਤੇ ਨ ਹੀ ਮੋਹ ਹੈ। ਨ 
(ਤੇਰੇ ਵਿਚ) ਕਾਮਨਾ ਹੈ, ਨ ਕ੍ਰੋਧ ਹੈ, (ਤੂੰ) ਅਜੂਨੀ ਅਤੇ ਅਦ੍ਰਿਸ਼ ਹੈਂ _।੭। (ਤੂੰ ਮਨ ਅਤੇ 
ਬਾਣੀ ਤੋਂ) ਪਰੇ ਹੈਂ; ਪਵਿਤਰ, _ਪਾਵਨ _ਅਤੇ ਪੁਰਾਤਨ ਹੈੱ। (ਤੂੰ) _ਅਜਿਤ _ਅਤੇ _ਭੈ-ਰਹਿਤ 
ਹੈਂ; (ਤੂੰ) ਵਰਤਮਾਨ ਅਤੇ _ਭਵਿਖਤ ਵਿਚ (ਮੌਜੂਦ) ਹੈਂ। (ਤੂੰ) _ਰੋਗ-ਸੋਗ ਤੋਂ _ਰਹਿਤ ਅਤੇ 
ਸਦਾ ਨਵੀਨ ਹੈਂ। (ਤੂੰ) ਜਨਮ ਨਹੀਂ _ ਲੈਂਦਾ, (ਸਭ _ਦਾ) ਸਹਾਇਕ ਹੈਂ,  ਸ੍ਰੇਸ਼ਠ ਅਤੇ _ਨਿਪੁਣ 
ਹੈਂ। ੮। 

(ਤੂੰ) ਭੂਤ, _ਭਵਿਖਤ ਅਤੇ ਵਰਤਮਾਨ ਵਿਚ ਮੌਜੂਦ ਹੈਂ! (ਹੇ) ਵਿਕਾਰਾਂ ਤੋਂ ਰਹਿਤ! 
(ਤੈਨੂੰ) ਨਮਸਕਾਰ ਹੈ, (ਹੇ) ਰੋਗਾਂ _ਤੋਂ ਰਹਿਤ! (ਤੈਨੂੰ) ਨਮਸਕਾਰ ਹੈ। _(ਹੇ) ਦੇਵਤਿਆਂ ਦੇ 
ਦੇਵਤਾ! (ਤੈਨੂੰ) ਨਮਸਕਾਰ ਹੈ, (ਹੇ) ਰਾਜਿਆਂ ਦੇ ਰਾਜੇ! ਤੈਨੂੰ ਨਮਸਕਾਰ _ਹੈ। (ਹੇ ਪ੍ਰਭੂ! 
ਤੂੰ) ਆਧਾਰ-ਰਹਿਤ, ਸਦੀਵੀ, _ਰਾਜਿਆਂ ਦਾ ਵੀ ਰਾਜਾ _ਹੈਂ। ੯। (ਹੇ ਪ੍ਰਭੂ _! ਤੂੰ) ਲੇਖੇ 
ਬਾਹਰ, ਭੇਖ ਤੋਂ ਰਹਿਤ, ਭੌਤਿਕਤਾ ਤੋਂ ਉੱਚਾ, ਦ੍ਰੈਸ਼ ਤੋਂ ਪਰੇ _ਹੈਂ। (ਤੇਰਾ) ਨ ਰਾਗ ਹੈ, 
ਨ ਰੰਗ ਅਤੇ ਨ ਰੂਪ ਹੈ, ਨ ਰੇਖ ਹੈ। (ਤੂੰ) ਮਹਾਦੇਵਾਂ ਦਾ ਵੀ ਦੇਵ ਅਤੇ ਯੋਗਾਂ ਦਾ ਵੀ 
ਯੋਗ _ਹੈੱ। (ਤੂੰ) ਕਾਮਨਾਵਾਂ ਦੀ ਵੀ _ਕਾਮਨਾ _ਅਤੇ _ਮਹਾ_ਭੋਗਾਂ ਦਾ ਵੀ ਭੋਗ ਹੈਂ। ੧0। 

(ਹੇ ਪ੍ਰਭੂ _! ਤੂੰ) ਕਿਤੇ ਰਜੋ, _ਸਤੋ ਅਤੇ _ਤਮੋ (ਗੁਣਾਂ ਵਾਲਾ) ਹੈਂ, ਕਿਤੇ ਇਸਤਰੀ 
(ਮੋਹਿਨੀ) ਦਾ ਰੂਪ _ਧਾਰਨ _ਕਰਨ _ਵਾਲਾ _ਨਰ _(ਵਿਸ਼ਣੂ) ਹੈੱ। (ਤੂੰ) ਕਿਤੇ ਦੇਵੀ, _ਕਿਤੇ 


ਦੇਵਤਾ ਅਤੇ _ਕਿਤੇ ਦੈੱਤ ਰੂਪ ਹੈਂ ਅਤੇ ਕਿਤੇ (ਤੂੰ) ਅਨੇਕ _ਅਨੂਪਮ _ਰੂਪ _ਧਾਰਨ ਕੀਤੇ 
ਹੋਏ _ਹਨ। _੧੧। (ਤੂੰ) ਕਿਤੇ ਫੁਲ ਹੋ ਕੇ ਚੰਗੀ ਤੜ੍ਹਾਂ ਖਿੜਿਆ ਹੋਇਆ ਸੋਭ _ਰਿਹਾ ਹੈ, 
ਕਿਤੇ ਭੌਰਾ ਹੋ ਕੇ ਪੂਰੀ ਬੇਖ਼ਬਰੀ ਨਾਲ (ਫੁਲਾਂ ਵਿਚ) _ਭੁਲਿਆ ਫਿਰਦਾ ਹੈਂ। ਕਿਤੇ (ਤੂੰ) 
ਪੌਣ 
ਦਾ 


ਘ 


ਹੋ ਕੇ ਅਜਿਹੀ ਤੇਜ਼ੀ ਨਾਲ ਚਲ ਰਿਹਾ ਹੈਂ; ਜਾਂਦਾ, ਉਸ (ਸਥਿਤੀ) 


ਹਰ 
ਰੈ 


ਉਸਦਾ ਨ ਕੋਈ ਪਿਤਾ ਹੈ, ਨ ਮਾਤਾ ਹੈ ਨ ਹੀ ਭਰਾ ਹੈ। ਨ (ਉਸ ਦਾ 
ਕੋਈ) ਪੁੱਤਰ ਹੈ, ਨ ਪੋਤਰਾ ਹੈ, ਨ ਕੋਈ ਦਾਈ ਹੈ ਅਤੇ ਨ ਹੀ ਦਾਇਆ (ਖਿਡਾਵਾ) 
ਹੈ। (ਉਸ ਨੂੰ) ਨ ਸਨੇਹ ਹੈ, (ਉਸ ਦਾ) ਨ ਘਰ ਹੈ, ਨ ਫ਼ੌਜ ਹੈ ਅਤੇ ਨ ਹੀ ਸਾਥ ਹੈ; 
(ਉਹ) ਰਾਜਿਆਂ ਦਾ ਮਹਾਰਾਜਾ ਅਤੇ ਨਾਥਾਂ ਦਾ ਵੀ _ਮਹਾਨਾਥ _ਹੈ। _੧੫। (ਉਹ) ਪਰਮ 
ਸ੍ਰੇਸ਼ਠ ਹੈ, ਪੁਰਾਤਨ ਹੈ, ਪਵਿਤਰ ਹੈ ਅਤੇ _(ਮਨ-ਬਾਣੀ ਤੋਂ) ਪਰੇ _ਹੈ। ਆਦਿ ਤੋਂ ਰਹਿਤ, 
ਗਿਣਤੀ ਬਿਨਾ, ਜਨਮ ਤੋਂ ਰਹਿਤ ਅਤੇ ਜਿਤੇ ਜਾਣ ਤੋ ਮੁਕਤ ਹੈ। (ਉਹ) ਭੇਦ-ਰਹਿਤ, 
ਛੇਦਣ ਬਿਨਾ, _ਪਵਿਤਰ ਅਤੇ _ਬਲਵਾਨ _ਹੈ। _(ਉਹ) _ਧਰਮੀਆਂ _ਦਾ ਵੀ ਵੱਡਾ ਧਰਮੀ 
ਹੈ ਅਤੇ ਨਾਥਾਂ _ਦਾ _ਵੀ ਮਹਾਨ _ਨਾਥ _ਹੈ।੧੬। 


ਤੋਂ 
ਤੋੱ 


੫੫ ਸੀ _ਦਸਮ-ਗ੍ਰੰਥ _ ਸਾਹਿਬ 


ਅਦਾਗੰ __ਅਦਗੰ _ਅਲੇਖੰ ਅਭੇਖੰ। ਅਨੰਤੰ ਅਨੀਲੰ _ਅਰੂਪੰ _ਅਦੈੈਖੰ। 

ਮਹਾ ਤੇਜ ਤੇਜੰ ਮਹਾ ਜ੍ਹਾਲ ਜ੍ਰਾਲੰ। ਮਹਾ ਤੰਤੂੁ ਮੌਤ ਮਹਾ ਕਾਲ ਕਾਲੰ। ੧੭। 
ਕਰੰ _ਬਾਮ _ਚਾਪਿਯੰ ਕ੍ਰਿਪਾਣੰ ਕਰਾਲੰ। ਮਹਾ ਤੇਜ ਤੇਜੰ _ਬਿਰਾਜੈ _ਬਿਸਾਲੰ। 
ਮਹਾ ਦਾੜ ਦਾੜੰ ਸੁ ਸੋਹੰ ਅਪਾਰੰ। ਜਿਨੈ _ਚਰਬੀਯੰ ਜੀਵ _ਜਗ੍ਯੰ _ਹਜਾਰੰ। ੧੮। 


ਡਮਾ_ਡੰਡ ਡਉਰੂ _ਸਿਤਾਸੇਤ ਛਤੂੰ। ਹਾਹਾ ਹੂਹ ਹਾਸੰ ਝਮਾ ਝਮ ਅਤੁੰ। 
ਮਹਾ ਘੋਰ ਸਬਦੰ ਬਜੇ ਸੰਖ ਐਸੰ। ਪੂਲੈ ਕਾਲ ਕੇ ਕਾਲ ਕੀ ਜ੍ਰਾਲ ਜੈਸੰ। ੧੯। 


ਰਸ਼ਾਫਲ ਛੰਟਾ 
ਘਟ ਬਾਜੰ। ਧੁਣੰ ਮੇਘ ਲਾਜੰ। 
ਸਦ ਏਵੰ। ਹੜਿਯੋ ਨੀਰ ਧੇਵੰ। ੨0। 
ਘੁੰਘਰੇਯੰ। ਧੁਣੰ ਨੇਵਰੇਯੰ। 
ਨਾਦ ਨਾਦੰ। _ਸੁਰੰ _ਨਿਰਬਿਖਾਦੰ। _੨੧। 


ਮਾਲ ਰਾਜੰ। _ਲਖੇ ਰੁਦੂ ਲਾਜੰ। 
ਚਾਰ ਚਿਤੂੰ। ਪਰਮੰ _ਪਵਿਤੁੰ। ੨੨। 
ਗਰਜ _ਗਰਜੰ। ਸੁਣੇ ਦੂਤ _ਲਰਜੰ। 
ਸ੍ਰੋਣ ਸੋਹੰ। ਮਹਾ ਮਾਨ ਮੋਹੰ। ੨੩। 


'%. ਕ੍੍‌ ਗੇ ਕ੍ਰੋ ਕੋ ਕੈ. ਯ #. 


ਕਈ ਮੇਟਿ ਡਾਰੇ ਉਸਾਰੇ ਬਨਾਏ। ਉਪਾਰੇ ਗੜੇ ਫੇਰਿ ਮੇਟੇ ਉਪਾਏ। 

ਕ੍ਰਿਆ ਕਾਲ ਜੂ ਕੀ ਕਿਨੂ ਨ_ਪਛਾਨੀ। ਘਨਿਯੋ_ਧੈ ਬਿਹੈ ਹੈ _ਘਨਿਯੋ ਪੈ _ਬਿਹਾਨੀ। ੨੬। 
ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ। ਕਿਤੇ ਰਾਮ ਸੇ ਮੇਟਿ ਡਾਰੇ ਉਪਾਏ। 

ਮਹਾਦੀਨ ਕੇਤੇ ਪ੍ਰਿਥੀ ਮਾਝਿ ਹੂਏ। ਸਮੈ ਆਪਨੀ ਆਪਨੀ ਅੰਤਿ ਮੂਏ। ੨੭। 


ਬਚਿਤ੍ਰ _ ਨਾਟਕ ਪਪ 


(ਉਹ) _ਦਾਗ਼-ਰਹਿਤ, ਫ਼ਰੇਬ-ਰਹਿਤ, ਲੇਖੇ ਤੋਂ ਪਰੇ ਅਤੇ ਭੇਖ ਤੋਂ ਰਹਿਤ ਹੈ। (ਉਹ) 


ਕਾਲਾਂ ਦਾ ਮਹਾ-ਕਾਲ ਹੈ।੧੭। (ਜਿਸ ਦੇ) ਖਬੇ _ਹੌਂਥ ਵਿਚ ਧਨੁਸ਼ (ਅਤੇ ਸਜੇ _ਹੌਥ _ਵਿਚ) 
ਭਿਆਨਕ ਤਲਵਾਰ _ਹੈ। _ਤੇਜਾਂ ਦਾ ਵੀ ਮਹਾ ਤੇਜ ਹੋ ਕੇ ਵਿਸ਼ਾਲ ਰੂਪ ਵਿਚ ਬਿਰਾਜਮਾਨ 
ਹੈ। (ਉਹ) ਦਾੜ੍ਹਾਂ ਦਾ ਵੀ ਮਹਾ ਦਾੜ੍ਹ _(ਆਪਣੇ) ਅਪਾਰ ਰੂਪ ਵਿਚ _ਸੁਭਾਇਮਾਨ ਹੈ ਜਿਸ 
ਨੇ _ਯੱਗਾਂ _(ਜਾਂ _ਜਗਤ) _ਦੇ ਹਜ਼ਾਰਾਂ ਜੀਵਾਂ ਨੂੰ _ਚਬ _ਲਿਆ _ਹੈ।੧੮। 

(ਮਹਾ _ਕਾਲ ਦਾ) _ਡਉਰੂ _ਡੰਮ ਡੰਮ ਕਰ ਕੇ _ਵਜਦਾ ਹੈ, ਅਤੇ (ਉਸ ਦਾ) ਕਾਲੇ 
ਅਤੇ ਚਿੱਟੇ ਰੰਗ ਦਾ ਛਤਰ _ਹੈ। _(ਉਹ) ਹਾਹਾ-ਹੂਹੂ ਕਰ ਕੇ ਹਸ ਰਿਹਾ ਹੈ ਅਤੇ (ਉਸਦੇ) 
ਅਸਤ _ਚਮਕ _ਰਹੇ _ਹਨ। _ਮਹਾ ਘੋਰ ਧੁੰਨ ਨਾਲ ਸੰਖ _ਅਜਿਹੇ ਵਜਦੇ _ਹਨ ਜਿਵੇਂ _ਪਰਲੋ 
ਦੀ _ ਮ੍ਰਿਤੂ _ਦੀ ਜਵਾਲਾ _ਭੜਕ _ਰਹੀ _ਹੋਵੇ। _੧੯। 
ਰਸ਼ਾਵਲ ਛੰਟਾ 

ਘਨਘੋਰ _ਆਵਾਜ਼ _ਨਾਲ _ਘੰਟੇ ਵਜਦੇ _ਹਨ (ਜਿਨ੍ਹਾਂ _ਦੀ) ਧੁੰਨ ਸੁਣ ਕੇ ਬਦਲ 
ਸ਼ਰਮਿੰਦੇ ਹੁੰਦੇ _ਹਨ। _ ਅਜਿਹਾ _ਸ਼ਬਦ ਹੁੰਦਾ ਹੈ, _ਮਾਨੋ _ਸਮੁੰਦਰ ਵਿਚ _ਬਾੜ੍ਹ _ਆ ਗਈ 
ਹੋਵੇ।੨0। ਘੁੰਘਰੂਆਂ ਦੀ ਆਵਾਜ਼ ਆ ਰਹੀ ਹੈ, ਝਾਂਝਰਾਂ ਦਾ ਸ਼ਬਦ ਹੋ_ਰਿਹਾ ਹੈ। ਅਜਿਹੇ 
ਨਾਦਾਂ ਵਿਚ (ਉਸ ਦੇ) ਮਹਾ ਨਾਦ ਦਾ ਸਵਰ _ਦੁਖ-ਕਲੇਸ਼ _ਤੋਂ ਮੁਕਤ ਕਰਦਾ ਹੋਇਆ 
(ਚੜ੍ਹਦੀ _ਕਲਾ _ਵਿਚ _ਰਖਦਾ _ਹੈ)। _੨੧। 

(ਉਸ ਦੇ) ਸਿਰ ਤੇ ਮਾਲਾ ਸ਼ੁਭਾਇਮਾਨ ਹੈ ਜਿਸ ਨੂੰ ਵੇਖ ਕੇ ਰੁਦਰ ਵੀ ਸ਼ਰਮਿੰਦਾ 
ਹੁੰਦਾ ਹੈ। (ਇਸ ਤਰ੍ਹਾਂ ਉਸ ਦੀ) ਸੁੰਦਰ ਮੂਰਤ ਸੋਭਦੀ ਹੈ ਜੋ ਬਹੁਤ ਪਵਿੱਤਰ ਹੈ। _੨੨॥। 
(ਉਸ ਦੀ) ਮਹਾਨ _ਗਰਜ ਨੂੰ ਸੁਣ ਕੇ _ਯਮ-ਦੂਤ ਕੰਬਣ ਲਗ ਜਾਂਦੇ ਹਨ। (ਉਸ ਦੇ ਗੱਲੇ 
ਵਿਚ _ਪਈ _ਨਰ-ਮੁੰਡ-ਮਾਲਾ ਵਿਚੋਂ) ਚੋਂਦਾ ਹੋਇਆ ਲਹੂ (ਇਤਨਾ) _ਸੋਭ _ਰਿਹਾ ਹੈ ਕਿ 
ਮਹਾਮਾਨ ਵਾਲਿਆਂ ਨੂੰ ਵੀ ਮੋਹ ਲੈਂਦਾ _ਹੈ। _੨੩। 
ਭੁਸ਼ੰਨਾ ਪੁਯਤ ਛੰਦ 

(ਉਸ ਨੇ) ਸੇਤਜ, _ਜੇਰਜ _ਅਤੇ _ਉਤਭੁਜ _ਦੀ _ਸਿਰਜਨਾ _ਕੀਤੀ ਹੈ। ਇਸੇ _ ਤਰ੍ਹਾਂ 
ਅੰਡਜ ਤੋਂ ਖੰਡਾਂ _ਬੂਹਿਮੰਡਾਂ ਦੀ ਰਚਨਾ ਕੀਤੀ ਹੈ। (ਉਸ ਨੇ ਹੀ) ਦਿਸ਼ਾ, ਵਿਦਿਸ਼ਾ, ਜ਼ਮੀਨ 
ਅਤੇ ਆਸਮਾਨ (ਬਣਾਏ ਹਨ) ਅਤੇ ਚਾਰ ਵੇਦਾਂ, ਕੁਰਾਨ ਅਤੇ ਪੁਰਾਣਾਂ ਦਾ ਕਥਨ _ਕੀਤਾ 
ਹੈ।੨੪। (ਉਸ ਨੇ) ਦਿਨ ਰਾਤ ਦੀ ਰਚਨਾ ਕੀਤੀ ਅਤੇ _ਸੂਰਜ ਤੇ _ਚੰਦੂਮਾ ਨੂੰ ਸਥਾਪਿਤ 
ਕੀਤਾ _ਹੈ। _ਦੇਵਤਿਆਂ ਅਤੇ ਦੈਂਤਾਂ ਨੂੰ ਬਣਾਇਆ _ਅਤੇ _ਬਹੁਤ _ਵੱਡੇ _ਵੀਰ ਸੂਰਮੇ _ਪੈਦਾ 
ਕੀਤੇ _ਹਨ। _ਲੋਹ-ਕਲਮ (ਤਕਦੀਰ ਦੀ ਤਖ਼ਤੀ) ਬਣਾਈ ਅਤੇ (ਸਭ ਦੇ) ਮੌਥੇ _ਉਤੇ ਲੇਖ 
ਲਿਖਿਆ ਅਤੇ ਕਾਲ _ਦੇ ਬਲਵਾਨ _ਹੱਥ ਨੇ _ਸਭ ਨੂੰ _ਅਧੀਨ _ਕੀਤਾ _ਹੈ। _੨੫॥। 


(ਉਸ ਨੇ) ਕਈ ਮਿਟਾ ਦਿੱਤੇ ਅਤੇ ਫਿਰ ਉਸਾਰ ਕੇ ਬਣਾ ਦਿੱਤੇ। (ਇਸ ਤਰ੍ਹਾਂ 
ਸ੍ਰਿਸ਼ਟੀ ਨੂੰ) _ਉਖਾੜਿਆ, ਬਣਾਇਆ, _ਫਿਰ _ਮੇਟਿਆ ਅਤੇ ਪੈਦਾ _ਕੀਤਾ। _ਕਾਲ ਜੀ 
ਕ੍ਰਿਆ (ਕਾਰਵਾਈ) ਨੂੰ ਕਿਸੇ _ਨਹੀਂ _ਪਛਾਣਿਆ। ਬਹੁਤਿਆਂ _ਉਤੇ _ਬੀਤ _ਚੁਕੀ ਹੈ 
ਬਹੁਤਿਆਂ ਉਤੇ _ਬੀਤੀ _ਹੈ। ੨੬। (ਉਸ ਨੇ) ਕਿਤਨੇ ਹੀ ਕ੍ਰਿਸ਼ਨ ਵਰਗੇ ਕਰੋੜਾਂ ਬਣਾਏ, 
ਕਿਤਨੇ _ਹੀ ਰਾਮ _ਵਰਗੇ ਪੈਦਾ _ਕੀਤੇ ਅਤੇ ਮਿਟਾ ਦਿੱਤੇ, ਕਿਤਨੇ ਹੀ ਮੁਹੰਮਦ _(ਮਹਾਦੀਨ) 
ਧਰਤੀ _ਉਤੇ ਹੋਏ, ਸਾਰੇ _ਹੀ ਆਪਣੇ ਆਪਣੇ ਸਮੇਂ (ਵਿਚ ਹੋ ਕੇ) ਅੰਤ ਵਿਚ ਸਮਾ 
ਗਏ ।੨੭। 


੫੬ ਸੀ _ਦਸਮ-ਗ੍ਰੰਥ _ਸਾਹਿਬ 


ਜਿਤੇ ਅਉਲੀਆ _ਅੰਬੀਆ ਹੋਇ _ਬੀਤੇ। ਤਿਤ੍ਯੋ ਕਾਲ ਜੀਤਾ _ਨ_ਤੇ ਕਾਲੇ ਜੀਤੇ। 

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨੁ ਆਏ। ਤਿਤ੍ਯੋ ਕਾਲ ਖਾਪਿਓ ਨ ਤੇ ਕਾਲ ਘਾਏ। ੨੮। 
ਜਿਤੇ ਇੰਦੂ ਸੇ ਚੰਦੂ ਸੇ ਹੋਤ ਆਏ। ਤਿਤ੍ਯੋ ਕਾਲ ਖਾਪਾ ਨ_ਤੇ ਕਾਲਿ ਘਾਏ। 

ਜਿਤੇ ਅਉਲੀਆ ਅੰਬੀਆ ਗਉਸ ਹ੍ਹੈ _ਹੈਂ। ਸਭੈ ਕਾਲ ਕੇ ਅੰਤ ਦਾੜਾ ਤਲੈ ਹੈ। ੨੯। 


ਜਿਤੇ _ਮਾਨਧਾਤਾਦਿ ਰਾਜਾ ਸੁਹਾਏ। ਸਭੈ _ਬਾਧਿ ਕੈ ਕਾਲ ਜੇਲੈ _ਚਲਾਏ। 
ਜਿਨੈ ਨਾਮ ਤਾ ਕੋ ਉਚਾਰੋ ਉਬਾਰੇ। ਬਿਨਾ ਸਾਮ ਤਾ ਕੀ ਲਖੇ ਕੋਟਿ ਮਾਰੇ। ੩0। 


ਤੂਪੁਸ਼ਨਦਾ/ _ਰਸ਼ਾਵਲ ਛੰਦਾ 
ਚਮਕਹਿ _ਕ੍ਰਿਪਾਣੰ। ਅਭੂਤੰ _ਭਯਾਣ। ਧੁਣੰ ਨੇਵਰਾਣੰ। ਘੁਰੰ ਘੁੰਘੁਯਾਣੰ। ੩੧। 
ਚਤੁਰ ਬਾਹ _ਚਾਰੰ। ਨਿਜੂਟੰ: ਸੁਧਾਰੰ। ਗਦਾ ਪਾਸ ਸੋਹੰ। ਜਮੰ ਮਾਨ ਮੋਹੰ। ੩੨। 


ਸੁਭੰ ਜੀਭ _ਜੁਆਲੰ। ਸੁ ਦਾੜਾ ਕਰਾਲੰ। _ਬਜੀ ਬੰਬ ਸੰਖੰ। ਉਠੇ ਨਾਦ ਬੰਖੰ। ੩੩। 
ਸੁਭੰ ਰੂਪ ਸਿਆਮੰ। ਮਹਾ ਸੋਭ ਧਾਮੰ। ਛਬੇ _ਚਾਰੁ ਚਿੰਤ੍ਰੰ। ਪਰੇਅੰ ਪਵਿਤੁੰ। ੩੪। 


ਭੁਸ਼ੰਨਾ ਪੁਯਤ ਛੰਦ 
ਸਿਰੰ ਸੇਤ ਛੜਤੂੰ ਸੁ ਸੁਭੂੰ ਬਿਰਾਜੰ। ਲਖੇ ਛੈਲ ਛਾਇਆ ਕਰੇ ਤੇਜ ਲਾਜੰ। 
ਬਿਸਾਲ ਲਾਲ ਨੈਨ ਮਹਾਰਾਜ ਸੋਹੰ। ਢਿਗੰ_ਅੰਸੁਮਾਲੰ ਹਸੰ ਕੋਟਿ ਕ੍ਰੋਹੰ। ੩੫। 
ਕਹੂੰ ਰੂਪ ਧਾਰੇ ਮਹਾਰਾਜ ਸੋਹੰ। ਕਹੂੰ ਦੇਵ ਕੈਨਿਆਨਿ ਕੇ ਮਾਨ ਮੋਹੰ। 
ਕਹੂੰ ਬੀਰ ਹ੍ਹੈ ਕੇ ਧਰੇ ਬਾਨ ਪਾਨੰ। ਕਹੂੰ ਭੂਪ ਹ੍ਹੈ ਕੈ ਬਜਾਏ ਨਿਸਾਨੰ। ੩੬। 


ਰਸ਼ਾਫਲ ਛੰਟਾ 
ਧਨੁਰ ਬਾਨ ਧਾਰੇ। ਛਕੇ ਛੈਲ ਭਾਰੇ। 
ਲਏ ਖਗ _ਐਸੇ। ਮਹਾਬੀਰ ਜੈਸੇ। ੩੭। 
ਜੁਰੇ ਜੰਗ ਜੋਰੰ। ਕਰੇ ਜੁਧ ਘੋਰੰ। 
ਕ੍ਰਿਪਾ ਨਿਧਿ ਦਿਆਲੰ। _ਸਦਾਯੰ _ਕ੍ਰਿਪਾਲੰ। ੩੮। 


੧. ਕਈ ਬੀੜਾਂ ਵਿਚ ਇਹ _ਉਕਤੀ ਛੰਦਾਂ ਦੇ ਨਾਂਵਾਂ ਤੋਂ ਬਾਦ ਲਿਖੀ ਹੈ ੨. 'ਨ੍ਰਿਜੂਟੰ” ੩. “ਬਿਸਾ” 


ਚਿੱਥੇ _ਗਏ _ਹਨ।੨੯। 
ਜਿਤਨੇ _ਵੀ __ਮਾਨਧਾਤਾ _ਆਦਿ _ਸ਼ੋਭਾਸ਼ਾਲੀ ਰਾਜੇ _ਹੋਏ _ਹਨ (ਉਨ੍ਹਾਂ) ਸਭ ਨੂੰ 


ਕੇ ਕਾਲ ਨੇ ਆਪਣੇ ਅਧੀਨ (ਜੇਲੈ) ਕਰ ਕੇ _ਰਖਿਆ_ਹੈ। ਜਿਨ੍ਹਾਂ ਨੇ ਉਸ ਦਾ 
ਉਚਾਰਿਆ ਹੈ, (ਉਨ੍ਹਾਂ ਦਾ) ਉਧਾਰ ਹੋ ਗਿਆ ਹੈ, ਬਿਨਾ ਉਸ (ਕਾਲ) ਦੀ ਸ਼ਰਨ 
ਗਿਆਂ, ਕਰੋੜਾਂ _ਮਾਰੇ _ਗਏ ਵੇਖੇ _ਹਨ। _੩0। 
ਤੋਗਾੰਂ #੍ਰੇਆ ਨਾਲ਼/ _ਰਸ਼ਾਫਲ ਛੰਟਾ 

(ਮਹਾਕਾਲ _ਦੇ ਹੱਥ _ਵਿਚ) ਤਲਵਾਰ ਚਮਕਦੀ ਹੈ ਜੋ ਬਹੁਤ _ਹੀ ਭਿਆਨਕ _ਹੈ। 
(ਉਸ ਦੀਆਂ) ਝਾਂਝਰਾਂ ਦਾ ਸ਼ਬਦ ਹੁੰਦਾ ਹੈ ਅਤੇ ਘੁੰਘਰੂਆਂ ਦੀ _ਛਣਕਾਰ ਹੁੰਦੀ ਹੈ। _੩੧। 
ਉਸ _ਦੀਆਂ ਚਾਰ _ ਸੁੰਦਰ _ਬਾਂਹਵਾਂ ਹਨ, _(ਸਿਰ ਉਤੇ) ਸੁੰਦਰ _ਜੂੜਾ _ਸਜਿਆ ਹੋਇਆ ਹੈ। 
(ਉਸ) ਕੋਲ ਗਦਾ ਸੁਸ਼ੋਭਿਤ ਹੈ ਜੋ ਜਮ ਦੇ ਮਾਨ ਨੂੰ ਮੋਹ ਰਹੀ ਹੈ (ਪ੍ਰਭਾਵਿਤ ਕਰ ਰਹੀ 
ਹੰ)।੩੨। 

ਅੱਗ ਵਾਂਗ _ਜੀਭ _ਸੋਭ _ਰਹੀ ਹੈ, _ਦਾੜ੍ਹਾਂ ਬਹੁਤ ਭਿਆਨਕ _ਹਨ। _ਧੌੱਸੇ ਅਤੇ ਸੰਖ 
ਵਜ ਰਹੇ ਹਨ, (ਉਨ੍ਹਾਂ ਵਿਚ) ਸਮੁੰਦਰ ਦੀ ਗਰਜ _ਵਰਗਾ ਨਾਦ ਨਿਕਲਦਾ _ਹੈ।੩੩। (ਉਸ 
ਦਾ) ਸਾਂਵਲਾ ਰੂਪ _ਸੋਭ _ਰਿਹਾ ਹੈ (ਜੋ) ਮਹਾਨ _ਸੋਭਾ ਦਾ _ਘਰ ਹੈ। _(ਉਸ ਦਾ ਚਿੱਤਰ) 
ਸੁੰਦਰ _ਚਿੱਤਰ _ਵਰਗਾ _ਹੈ _(ਜੋ ਮਨ _ ਬਾਣੀ _ਤੋਂ) ਪਰੇ _ (ਅਤਿਅੰਤ) _ਪਵਿਤਰ _ਹੈ।੩੪। 
ਭੁਸ਼ੰਨਾ ਪੁਯਤ ਛੰਦ 

(ਉਸ ਦੇ) ਸਿਰ ਉਤੇ ਸੁੰਦਰ ਸਫੈਦ ਛਤਰ _ਸੋਭਦਾ ਹੈ (ਜਿਸ ਦੀ) ਛਵੀ ਨੂੰ ਵੇਖ 
ਕੇ ਤੇਜ (ਪ੍ਰਕਾਸ਼) ਵੀ _ਲਜਾ ਰਿਹਾ ਹੈ। (ਉਸ) ਮਹਾਨ ਰਾਜੇ ਦੇ ਵਿਸ਼ਾਲ ਲਾਲ ਲੋਚਨ 
ਸੋਭਦੇ ਹਨ (ਜਿਨ੍ਹਾਂ ਦੇ) ਸਾਹਮਣੇ ਕਰੋੜਾਂ ਸੂਰਜ _('ਅੰਸੁਮਾਲੰ”) ਹੀਣਤਾ ('ਹਸੰ”) ਨੂੰ ਪ੍ਰਾਪਤ 
ਹੋ ਕੇ ਕ੍ਰਿਝਦੇ ਹਨ (ਅਰਥਾਤ ਆਪਣੀ _ਚਮਕ _ਗੰਵਾ ਲੈਂਦੇ _ਹਨ) _।੩੫। _ਕਿਤੇ (ਉਹ) 
ਵੱਡੇ ਰਾਜੇ ਦਾ ਰੂਪ ਧਾਰ ਕੇ ਸੋਭ ਰਿਹਾ _ਹੈ। _ਕਿਤੇ ਅਪੌਂਛਰਾਂ ਦੇ ਮਾਨ ਨੂੰ ਮੋਹ ਰਿਹਾ 
ਹੈ। ਕਿਤੇ ਸ਼ੂਰਵੀਰ ਹੋ. ਕੇ (ਉਸ ਨੇ) ਹੱਥ ਵਿਚ ਬਾਣ ਧਾਰਨ ਕੀਤੇ ਹੋਏ _ਹਨ। ਕਿਤੇ 
ਰਾਜਾ ਹੋਂ ਕੇ ਧੌਂਸਾ ਵਜਾ ਰਿਹਾ ਹੈ। _੩੬। 
ਰਸ਼ਾਫਲ ਛੰਟਾ 

(ਉਸ ਨੇ) ਤੀਰ ਕਮਾਨ ਧਾਰਨ ਕੀਤੀ ਹੋਈ ਹੈ ਅਤੇ ਸੂਸ਼ਠ ਯੁੱਧ-ਵੀਰ ਵਾਂਗ _ਫਬ 
ਰਿਹਾ ਹੈ। _ਹੌਥ _ਵਿਚ ਤਲਵਾਰ _ਇੰਜ _ਧਾਰਨ _ਕੀਤੀ ਹੋਈ ਹੈ, ਜਿਵੇਂ _ਕੋਈ _ਵੱਡਾ ਸੂਰਮਾ 
ਹੁੰਦਾ ਹੈ।੩੭। (ਉਹ ਜਦੋਂ ਕਦੇ) ਜ਼ੋਰ ਨਾਲ ਜੰਗ ਵਿਚ _ਜੁਟਦਾ ਹੇ (ਤਾਂ) ਭਿਆਨਕ ਯੁੱਧ 
ਕਰਦਾ ਹੈ। (ਉਹ) ਕ੍ਰਿਪਾ ਦਾ ਸਮੁੰਦਰ ਅਤੇ ਦਇਆ ਦਾ ਘਰ ਹੈ। (ਉਹ) ਹਮੇਸ਼ਾਂ ਹੀ 
ਕ੍ਰਿਪਾਲੂ _ਹੈ।੩੮। 


੫੭ 


ਸੀ _ਦਸਮ-ਗ੍ਰੰਥ _ਸਾਹਿਬ 


ਸਦਾ ਏਕ ਰੂਪੰ। ਸਭੈ ਲੋਕ ਭੂਪੰ। 
ਅਜੇਐੰ _ਅਜਾਯੰ। _ਸਰਨਿਯੋ _ਸਹਾਯੰ। ੩੯। 
ਤਧਪੈ `ਖਗ ਪਾਨੰ। ਮਹਾ ਲੋਕ ਦਾਨੰ। 
ਭਵਿਖਿਅੰ ਭਵੇਅੰ। ਨਮੋ _ਨਿਰਜੁਰੇਅੰ। 80। 


ਮਧੋ_ਮਾਨ ਮੁੰਡੰ। ਸੁਭੰਰੁੰਡ ਝੁੰਡੰ। 

ਸਿਰੰ ਸੇਤ ਛੜਤ੍ਰੰ। ਲਸੰ ਹਾਥ ਅਤੁੰ। ੪੧। 
ਸੁਣੇ ਨਾਦ ਭਾਰੀ। ਤ੍ਰਸੈ ਛਤ੍ਰਧਾਰੀ। 
ਦਿਸਾ ਬਸਤ੍ਰ _ਰਾਜੰ। ਸੁਣੇ ਦੋਖ ਭਾਜੰ। ੪੨। 


ਸੁਣੇ ਗਦ ਸਦੰ। ਅਨੰਤੰ ਬੇਹਦੰ। 
ਘਟਾ ਜਾਣੂ _ਸਿਆਮੰ। ਦੁਤੰ _ਅਭਿਰਾਮੰ। ੪੩। 
ਚਤੁਰ ਬਾਹ _ਚਾਰੰ। _ਕਰੀਟੰ ਸੁਧਾਰੰ। 
ਗਦਾ _ਸੰਖ _ਚਕੂੰ। _ਦਿਪੈ _ਕੂਰ _ਬਕੂੰ। _੪੪। 


ਨਰਾਜ ਛੱਦ 
ਅਨੂਪ ਰੂਪ _ਰਾਜਿਅੰ। ਨਿਹਾਰ ਕਾਮ ਲਾਜਿਯੰ। 
ਅਲੋਕ _ਲੋਕ _ਸੋਭਿਅੰ। ਬਿਲੋਕ ਲੋਕ _ਲੋਭਿਅੰ। ੪੫। 
ਚਮਕਿ ਚੰਦੂ _ਸੀਸਿਯੰ। _ਰਹਿਯੋ ਲਜਾਇ ਈਸਯੰ। 
ਸੁ ਸੋਭ ਨਾਗ ਗੂਖੰਣੰ। ਅਨੇਕ ਦੁਸਟ ਦੂਖਣੰ। ੪੬। 
ਕ੍ਰਿਪਾਣ ਪਾਣ _ਧਾਰੀਯੰ। _ਕਰੋਰ ਪਾਪ ਟਾਰੀਯੰ। 
ਗਦਾ ਗ੍ਰਿਸਟ ਪਾਣਿਯੰ। ਕਮਾਣ ਬਾਣ ਤਾਣਿਯੰ। ੪੭। 
ਸਬਦ ਸੰਖ _ਬਜਿਯੰ। _ਘਣੈਕਿ ਘੁੰਮਰ _ਗਜਿਯੰ। 
ਸਰਨਿ ਨਾਥ _ਤੋਰੀਯੰ। _ਉਬਾਰ ਲਾਜ _ਮੋਰੀਯੰ। ੪੮। 


ਅਨੇਕ ਰੂਪ _ਸੋਹੀਯੰ। _ਬਿਸੇਖ ਦੇਵ ਮੋਹੀਯੰ। 

ਅਦੇਵ ਦੇਵ ਦੇਵਲੰ। ਕ੍ਰਿਪਾ ਨਿਧਾਨ ਕੇਵਲੰ। ੪੯। 
ਸੁ ਆਦਿ ਅੰਤਿ ਏਕਿਯੰ। ਧਰੇ ਸਰੂਪ ਅਨੇਕਿਯੰ। 
ਕ੍ਰਿਪਾਣ ਪਾਣ _ਰਾਜਈ। _ਬਿਲੋਕ ਪਾਪ _ਭਾਜਈ। _੫0। 
ਅਲੰਕ੍ਰਿਤ ਸੁ ਦੇਹਯੰ। _ਤਨੋ ਮਨੋ ਕਿ ਮੋਹਿਯੰ। 

ਕਮਾਣ ਬਾਣ _ਧਾਰਹੀ। ਅਨੇਕ _ਸਤ੍ਹ _ਟਾਰਹੀ। _੫੧। 
ਘਮਕਿ ਘੁੰਘਰੰ ਸੁਰੰ। ਨਵੰ ਨਨਾਦ ਨੂਪਰੰ। 

ਪ੍ਰਜੁਆਲ _ਬਿਜੁਲੰ ਜੁਲੰ। ਪਵਿਤ੍ਰ ਪਰਮ _ਨਿਰਮਲੰ। _੫੨। 


ਬਚਿਤ੍ਰ _ ਨਾਟਕ ਪ੭ 


(ਉਹ) ਸਦਾ ਇਕ ਰੂਪ ਵਾਲਾ ਹੈ। (ਉਹ) ਸਾਰਿਆਂ ਲੋਕਾਂ ਦਾ ਰਾਜਾ _ਹੈ। (ਉਹ) 
ਜਿਤਿਆ ਨਹੀਂ ਜਾ ਸਕਦਾ _ਅਤੇ _ਜਨਮ _ਵਿਚ ਨਹੀਂ _ਆਉਂਦਾ। _(ਉਹ) ਸ਼ਰਨ ਆਇਆਂ 
ਦੀ ਸਹਾਇਤਾ ਕਰਦਾ ਹੈ। ੩੯। (ਉਸ ਦੇ) ਹੱਥ ਵਿਚ ਤਲਵਾਰ ਤਪ ਰਹੀ ਹੈ (ਅਰਥਾਤ 
ਚਲਣ _ਲਈ _ ਉਤਾਵਲੀ _ਹੈ), (ਉਹ) ਲੋਕਾਂ _ਵਿਚ _ਵੱਡਾ _ਦਾਨੀ _ਹੈ। _ ਵਰਤਮਾਨ _ ਅਤੇ 
ਭਵਿਖਤ ਕਾਲ _ਵਿਚ (ਜਿਸ ਦੇ) ਜੋੜ ਦਾ ਕੋਈ ਨਹੀਂ, _(ਉਸ _ਪਰਮ-ਸੱਤਾ ਨੂੰ ਮੈਂ) 
ਨਮਸਕਾਰ _ਕਰਦਾ ਹਾਂ।80। 

ਮਧੁ ਦੈੱਤ ਦੇ ਮਾਨ ਨੂੰ ਖਤਮ _ਕਰਨ _ਵਾਲਾ _ਅਤੇ _ਧੜਾਂ ਦੇ _ਸਮੂਹ _ਵਿਚ _ਸੋਭਣ 
ਵਾਲਾ _ਹੈ। _(ਉਸ ਦੇ) ਸਿਰ ਉਤੇ ਸਫੈਦ ਛਤਰ _(ਝੂਲਦਾ ਹੈ) ਅਤੇ _ਹੱਥ _ਵਿਚ _ਅਸਤੁਰ 
ਲਿਸ਼ਕਦੇ _ਹਨ।੪੧। (ਉਸ ਦੇ) ਭਾਰੀ ਨਾਦ ਨੂੰ ਸੁਣ ਕੇ ਛਤ੍ਰਧਾਰੀ ਰਾਜੇ _ਵੀ ਭੈਭੀਤ ਹੋ 
ਜਾਂਦੇ ਹਨ। ਦਿਸ਼ਾਵਾਂ ਹੀ (ਉਸ ਦੇ) ਬਸਤ੍ਰ _ਹਨ (ਅਰਥਾਤ ਉਹ ਨਗਨ ਹੈ), (ਉਸ ਦਾ 
ਨਾਂ) ਸੁਣਦਿਆਂ _ਹੀ _ ਦੋਖ _ਭਜ _ ਜਾਂਦੇ _ਹਨ।੪੨। 

(ਉਸ ਦੀ) ਗਦਾ ਦੀ ਆਵਾਜ਼ ਨੂੰ ਸੁਣ ਕੇ ਅਨੰਤ ਅਤੇ ਬੇਹੌਂਦ (ਡਰ ਪੈਂਦਾ ਹੋ 
ਜਾਂਦਾ ਹੈ), ਮਾਨੋ ਕਾਲੀ ਘਟਾ (ਚੜ੍ਹੀ ਹੋਵੇ) ਜਿਸ ਦੀ ਸ਼ੋਭਾ ਬਹੁਤ ਮਨੋਹਰ _ਹੈ।੪੩। (ਉਸ 
ਦੀਆਂ) ਸੁੰਦਰ ਚਾਰ _ਬਾਂਹਵਾਂ ਹਨ ਅਤੇ _(ਸਿਰ _ਉਤੇ) _ਮੁਕਟ ਧਾਰਨ ਕੀਤਾ ਹੋਇਆ ਹੈ। 
(ਉਸ ਦਾ) ਗਦਾ, ਸੰਖ, _ਚੌਕਰ _ਅਤੇ _ਭਿਆਨਕ _ਤੇ _ਟੇਢੀਆਂ _(ਭਵਾਂ) _ਲਿਸ਼ਕ _ਰਹੀਆਂ 
ਹਨ।88। 
ਨਰ ਛੰਦ 

(ਤੇਰਾ) _ਅਨੂਪਮ ਰੂਪ ਸੋਭ _ਰਿਹਾ ਹੈ (ਜਿਸ ਨੂੰ) ਵੇਖ ਕੇ _ਕਾਮ-ਦੇਵ ਵੀ _ਲਜਾ 
ਰਿਹਾ ਹੈ। _(ਤੇਰੀ) ਅਲੌਕਿਕ (ਸ਼ੋਭਾ) ਲੋਕਾਂ _ਵਿਚ _ਸ਼ੁਭਾਇਮਾਨ ਹੈ ਅਤੇ _(ਉਸ ਨੂੰ) ਵੇਖ 
ਕੇ ਲੋਕ ਲੁਭਾਇਮਾਨ ਹੋ _ ਰਹੇ _ਹਨ।੪੫। (ਤੇਰੇ) ਸਿਰ ਉਤੇ ਚੰਦੂਮਾ ਚਮਕ _ਰਿਹਾ ਹੈ (ਜਿਸ 
ਨੂੰ) ਵੇਖ ਕੇ ਸ਼ਿਵ ਸ਼ਰਮਿੰਦਾ ਹੋ_ ਰਿਹਾ ਹੈ। (ਤੂੰ) _ਨਾਗਾਂ ਦੇ ਗਹਿਣੇ ਪਾਏ ਹੋਏ ਹਨ (ਜੋ) 
ਅਨੇਕ _ ਦੁਸ਼ਟਾਂ ਨੂੰ ਦੁਖ _ਦੇਣ _ਵਾਲੇ _ਹਨ। _੪੬। 

(ਤੂੰ) ਹੱਥ _ਵਿਚ ਤਲਵਾਰ _ਧਾਰਨ _ਕੀਤੀ ਹੋਈ ਹੈ (ਜੋ) ਕਰੋੜਾਂ ਪਾਪਾਂ ਨੂੰ ਹਟਾ 
ਦਿੰਦੀ ਹੈ। (ਤੂੰ) ਹੱਥ _ਵਿਚ _ਵੱਡੀ _ਗਦਾ (ਧਾਰਨ _ਕੀਤੀ ਹੋਈ ਹੈ) ਅਤੇ _ਕਮਾਨ _ਵਿਚ 
ਬਾਣ _ਤਣਿਆ ਹੋਇਆ ਹੈ।੪੭। (ਤੇਰੇ) ਸੰਖ ਦੇ _ਵਜਣ ਨਾਲ ਪੈਦਾ ਹੋਣ ਵਾਲਾ ਸ਼ਬਦ 
ਬਦਲਾਂ ਦੀ ਗੜਕ _ਵਰਗਾ _ਹੈ। ਹੇ ਨਾਥ! (ਮੈਂ) ਤੇਰੀ ਸ਼ਰਨ ਵਿਚ ਹਾਂ, ਮੇਰੀ ਲਾਜ ਰਖ 
ਲਵੇ।੪੮। 

(ਹੇ ਪ੍ਰਭੂ _! ਤੂੰ) ਅਨੇਕ ਰੂਪਾਂ ਵਿਚ ਸੋਭ ਰਿਹਾ ਹੈਂ, ਵਿਸ਼ੇਸ਼ ਦੇਵਤਿਆਂ ਨੂੰ ਮੋਹਣ 
ਵਾਲਾ ਹੈਂ, ਦੇਵਤਿਆਂ ਅਤੇ ਦੈਂਤਾਂ ਦਾ ਪੂਜਾ-ਧਾਮ ਹੈਂ, ਨਿਰੋਲ ਕ੍ਰਿਪਾ ਦਾ ਭੰਡਾਰ ਹੈਂ1੪੯। 
(ਤੂੰ) ਆਦਿ ਤੋਂ ਅੰਤ ਤਕ _ਇਕ-ਸਮਾਨ ਹੈ, (ਤੂੰ) ਅਨੇਕ _ਰੂਪ _ਧਾਰਨ _ਕੀਤੇ _ਹੋਏ _ਹਨ। 
(ਤੇਰੇ) ਹੌਥ ਵਿਚ ਕ੍ਰਿਪਾਨ ਸੋਭ _ਰਹੀ ਹੈ, ਜਿਸ ਨੂੰ ਵੇਖ ਕੇ ਪਾਪ 

(ਤੇਰੀ) ਦੇਹ (ਗਹਿਣਿਆਂ ਨਾਲ) ਸ਼ਿੰਗਾਰੀ ਹੋਈ ਹੈ (ਜੋ) ਤਨ 
ਲੈਂਦੀ ਹੈ। (ਤੂੰ) ਕਮਾਨ ਵਿਚ _ਬਾਣ ਧਰਿਆ ਹੋਇਆ ਹੈ, 
ਦਿੰਦਾ _ਹੈ।੫੧। (ਤੇਰੇ) ਘੁੰਘਰੂਆਂ _ਅਤੇ _ਨਵੀਆਂ _ਝਾਂਝਰਾਂ _ਦੀ ਆਵਾਜ਼ 
(ਤੇਰੀ) _ਚਮਕ _ ਬਿਜਲੀ _ਦੀ _ ਜਵਾਲਾ _ਵਰਗੀ _ਹੈ (ਜੋ) ਪਰਮ _ ਪਵਿਤਰ _ ਅਤੇ _ ਨਿਰਮਲ 
ਹੰ।੫੨। 


ਪਦ ਸੀ _ਦਸਮ-ਗੁੰਥ _ਸਾਹਿਬ 


ਤੂਪੁਨਾ/ਦ?” ਤੌਟਕਾ ਛੱਦਾ 
ਨਵ ਨੇਵਰ ਨਾਦ ਸੁਰੰ ਨ੍ਰਿਮਲੰ। ਮੁਖ _ਬਿਜੁਲ ਜੁਆਲ ਘਣੰ ਪੁਜੁਲੰ:। 
ਮਦਰਾ ਕਰ ਮਤ ਮਹਾ ਭਭਕੰ। ਬਨ ਮੈ ਮਨੋ _ਬਾਘ ਬਚਾ _ਬਬਕੰ। ੫੩। 
ਭਵ ਭੂਤ ਭਵਿਖ _ਭਵਾਨ _ਭਵੰ। ਕਲ _ਕਾਰਣ _ਉਬਾਰਣ ਏਕ ਤੁਵੰ। 
ਸਭ _ਨੌਰ ਨਿਰੰਤਰ ਨਿਤ ਨਯੰ। ਮ੍ਿਦਿ ਮੰਗਲ ਰੂਪ ਤੁਯੰ _ਸੁਭਯੰ। ੫੪। 


ਦ੍ਰਿੜ _ਦਾੜ _ਕਰਾਲ ਦੂੈ ਸੇਤ ਉਧੰ। ਜਿਹ _ਭਾਜਤ ਦੁਸਟ ਬਿਲੋਕ ਜੁਧੰ। 
ਮਦ ਮਤ ਕ੍ਰਿਪਾਣ ਕਰਾਲ _ਧਰੰ। ਜਯ _ਸਦ _ਸੁਰਾਸੁਰਯੰ ਉਚਰੰ। _੫੫। 
ਨਵ _ਕਿੰਕਣ ਨੇਵਰ ਨਾਦ ਹੂੰਅੰ। ਚਲ ਚਾਲ _ਸਭਾਚਲ ਕੰਪ ਭੂਅੰ। 
ਘਣ ਘੁੰਘਰ ਘੰਟਣ ਘੋਰ ਸੁਰੰ। ਚਰ ਚਾਰ _ਚਰਾਚਰਯੰ _ਹੁਹਰੰ। ੫੬। 


ਚਲ ਚੌਦਹੂੰ `ਚਕ੍ਰਨ ਚਕ੍ਰ _ਫਿਰੰ। ਬਢਵੰ _ਘਟਵੰ _ਹਰੀਅੰ ਸੁਭਰੰ। 

ਜਗ ਜੀਵ ਜਿਤੇ ਜਲਯੰ _ਥਲਯੰ। ਅਸ ਕੋ ਜੁ ਤਵਾਇਸਿਅੰ ਮਲਯੰ। _੫੭। 
ਘਟ ਭਾਦਵ ਮਾਸ ਕੀ ਜਾਣ ਸੁੰਭ। ਤਨ ਸਾਵਰੇ ਰਾਵਰੇਅੰ ਹੁਲਸੰ। 

ਰਦ ਪੰਗਤਿ _ਦਾਮਿਨੀਅੰ ਦਮੰਕੰ। ਘਟ ਘੁੰਘਰ ਘੰਟ ਸੁਰ ਘਮਕੰ। ੫੮। 


ਭੁਸ਼ੰਨਾ ਪੁੱਯਤ ਛੰਦ 
ਘਟਾ ਸਾਵਣ ਜਾਣ ਸ੍ਯਾਮੰ _ਸੁਹਾਯੰ। ਮਣੀ ਨੀਲ _ਨਗਿਯੰ ਲਖ _ਸੀਸ _ਨਿਆਯੰ। 
ਮਹਾ ਸੁੰਦਰ ਸ੍ਯਾਮੰ ਮਹਾ ਅਭਿਰਾਮੰ। ਮਹਾ ਰੂਪ ਰੂਪੰ ਮਹਾ ਕਾਮ ਕਾਮੰ। ੫੯। 
ਫਿਰੈ ਚਕ੍ਰ ਚਉਦਹ _ਪੁਰੀਯੰ ਮਧਿਆਣੰ। ਇਸੋ ਕੌਨ _ਬੀਯੰ ਫਿਰੈ ਆਇਸਾਣੰ। 
ਕਹੋ ਕੁੰਟ ਕੌਨੇ ਬਿਖੈ ਭਾਜ ਬਾਚੇ। ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ੬0। 


ਕਰੇ ਕੋਟ ਕੋਊ ਧਰੈ ਕੋਟਿ ਓਟੰ। ਬਚੈਗੋ ਨ ਕਿਉ ਹੂੰ ਕਰੈ ਕਾਲ ਚੋਟੰ। 

ਲਿਖ ਜੰਤਰ ਕੇਤੇ ਪੜੰ ਮੰਤ੍ਰ ਕੋਟੰ। ਬਿਨਾ ਸਰਨਿ ਤਾਕੀ ਨਹੀ ਓਰ ਓਟੰ। ੬੧। 
ਲਿਖੰ ਜੰਤਰ ਥਾਕੇ ਪੜੰ ਮੰਤ੍ਰ ਹਾਰੈ। ਕਰੇ ਕਾਲ ਕੇ ਅੰਤ ਲੈ ਕੇ ਬਿਚਾਰੇ। 

ਕਿਤਿਓ ਤੰਤਰ ਸਾਧੇ ਜੁ ਜਨਮ _ਬਿਤਾਇਓ। ਭਏ ਫੋਕਟੰ ਕਾਜ ਏਕੈ ਨ ਆਇਓ। ੬੨। 


੧. ਕਈ ਬੀੜਾਂ ਵਿਚ ਇਹ _ਉਕਤੀ ਛੰਦਾਂ ਦੇ ਨਾਂਵਾਂ ਤੋਂ ਬਾਦ ਲਿਖੀ _ਹੈ। _੨. 'ਪੂਜਲੰ” ੩. 'ਤਾਕਿ” 


ਬਚਿਤ੍ਰ _ ਨਾਟਕ ਪਦ 


ਤੰਗੀ #ਰੈਆ _ਨਾਲ਼/ ਤੱਟਕਾ ਛੰਟ 
(ਤੇਰੀਆਂ) _ਝਾਂਝਰਾਂ ਵਿਚ _ਨਿਰਮਲ _ਨਾਦ _ਨਿਕਲਦਾ ਹੈ, (ਤੇਰਾ) ਮੁਖ _ਬਦਲਾਂ _ਦੀ 
ਬਿਜਲੀ ਦੀ ਅੱਗ ਵਾਂਗ _ਲਿਸ਼ਕਦਾ ਹੈ। (ਤੇਰੀ) ਭਭਕ ਸ਼ਰਾਬ _ਪੀ ਕੇ ਮਸਤ ਹੋਏ ਹਾਥੀ 
ਵਰਗੀ ਹੈ, _ਮਾਨੋ ਜੰਗਲ _ਵਿਚ ਸ਼ੇਰ _ਦਾ ਬੱਚਾ _ਦਹਾੜ _ਰਿਹਾ _ਹੋਵੇ।੫੩। (ਤੂੰ) ਭੂਤ 
ਕਲਿਯੁਗ _ਵਿਚ _ਉਬਾਰਨ ਦਾ ਇਕ (ਤੂੰ) ਹੀ ਕਾਰਨ ਰੂਪ _ਹੈਂ। (ਤੂੰ) ਸਭ _ਥਾਂਵਾਂ ਵਿਚ 
ਰਿਹਾ 


(ਤੇਰੀਆਂ) ਦੋ ਭਿਆਨਕ ਅਤੇ ਦ੍ਰਿੜ੍ਹ ਚਿੱਟੀਆਂ ਉਚੀਆਂ ਦਾੜ੍ਹਾਂ ਹਨ ਜਿਨ੍ਹਾਂ ` ਨੂੰ ਦੁਸ਼ਟ 
ਵੇਖ ਕੇ _ਯੁੱਧ-ਭੁਮੀ ਵਿਚੋਂ ਭਜ ਜਾਂਦੇ ਹਨ। (ਤੂੰ) ਸ਼ਰਾਬ ਨਾਲ ਮਸਤ ਹੋਕੇ 
ਭਿਆਨਕ ਤਲਵਾਰ _ਧਾਰਨ ਕੀਤੀ ਹੋਈ ਹੈ। ਦੇਵਤੇ ਅਤੇ ਦੈਂਤ ਸਦਾ (ਤੇਰੀ) ਜੈ 
ਕਰਦੇ _ਹਨ। _੫੫। (ਜਦੋਂ ਤੇਰੀ) _ਤੜਾਗੀ _ਅਤੇ _ਝਾਂਝਰਾਂ _ਦੇ _ਮਿਲਵੇਂ ਨਵੇਂ ਰੂਪ _ਵਾਲਾ 
ਨਾਦ ਹੁੰਦਾ ਹੈ (ਤਾਂ) ਸਾਰੇ ਪਰਬਤ _ਚਲਾਇਮਾਨ ਹੋ ਜਾਂਦੇ ਹਨ ਅਤੇ _ਧਰਤੀ ਕੰਬਣ ਲਗ 
ਜਾਂਦੀ ਹੈ। ਜਦੋਂ (ਤੇਰੇ) ਘੁੰਘਰੂਆਂ ਦੀ ਉੱਚੀ ਆਵਾਜ਼ ਨਿਕਲਦੀ ਹੈ (ਤਾਂ) ਚੌਹਾਂ ਦਿਸ਼ਾਵਾਂ 
ਦੇ _ਜੜ-ਚੇਤਨ _ ਘਬਰਾ _ ਜਾਂਦੇ ਹਨ _ ।੫੬। 


ਚੌਦਾਂ ਲੋਕਾਂ ਵਿਚ (ਤੇਰਾ ਹੀ) ਚੌਕਰ ਚਲਦਾ ਹੈ (ਜਿਸ ਨਾਲ ਤੂੰ) ਵਧਿਆ ਹੋਇਆਂ 
ਨੂੰ ਘਟਾ ਦਿੰਦਾ ਹੈਂ ਅਤੇ _ਸਖਣਿਆਂ ਨੂੰ ਚੰਗੀ ਤਰ੍ਹਾਂ _ਭਰ ਦਿੰਦਾ ਹੈਂ। ਜਗਤ _ਦੇ _ਜਲ- 
ਥਲ ਵਿਚ ਜਿਤਨੇ _ਜੀਵ _ਹਨ, (ਉਨ੍ਹਾਂ ਵਿਚ) ਅਜਿਹਾ _ਕਿਹੜਾ ਹੈ ਜੋ ਤੇਰੀ ਆਗਿਆ 
ਨੂੰ ਮੇਟ (ਮਲ) ਦੇਵੇ। _੫੭। ਜਿਵੇਂ ਭਾਦੋਂ ਮਹੀਨੇ ਦੀ ਘਟਾ _ਸੋਭਦੀ ਹੈ ਉਸੇ ਤਰ੍ਹਾਂ _ਤੇਰਾ 
ਸਾਂਵਲਾ _ਸ਼ਰੀਰ ਚਮਕਦਾ _ਹੈ। (ਤੇਰੇ) ਦੰਦਾਂ ਦੀ _ਪਾਲ ਬਿਜਲੀ ਵਾਂਗ ਚਮਕਦੀ _ਹੈ _ਅਤੇ 
ਘੁੰਘਰੂਆਂ `ਤੇ _ਘੰਟਿਆਂ ਦੀ ਧੁਨੀ _ਬਦਲਾਂ _ਦੀ ਗਰਜ _ਵਾਂਗ _ਹੈ। _੫੮। 
ਭੁਸ਼ੰਨਾ ਪੁਯਤ ਛੰਦ 

(ਤੇਰਾ) ਸਾਂਵਲਾ _ਸਰੂਪ _ਸ਼ੁਭਾਇਮਾਨ 


੮ 


ਮਾਨੋ ਸਾਵਣ ਦੀ ਘਟਾ ਹੋਵੇ। (ਤੇਰੇ ਇਸ 
ਸਿਰ ਝੁਕਾ ਦਿੱਤਾ ਹੈ (ਭਾਵ ਤੇਰੇ ਸਾਂਵਲੇਪਨ 
ਹੀਨ ਸਮਝਿਆ _ਹੈ)। (ਤੇਰਾ) ਮਹਾਨ ਸੁੰਦਰ 
ਹ) ਰੂਪਾਂ ਦਾ ਮਹਾ ਰੂਪ ਅਤੇ _ਕਾਮਾਂ _ਦਾ 
ਵੀ ਮਹਾ ਕਾਮ _ਹੈ। _੫੯। ਚੌਦਾਂ _ਪੁਰੀਆਂ ਵਿਚਾਲੇ (ਤੇਰਾ) _ਚੌਕਰ _ਚਲਦਾ ਹੈ। ਅਜਿਹਾ 
ਦੂਜਾ ਕੌਣ ਹੈ ? ਜੋ (ਤੇਰੀ) ਆਗਿਆ ਨੂੰ ਮੋੜ _ਸਕੇ। ਦਸੋ, ਕਿਹੜੀ ਦਿਸ਼ਾ ਵਲ _(ਉਹ) 


ਭਜ ਕੇ ਬਚ _ਸਕਦਾ _ਹੈ। (ਕਿਉਂਕਿ) ਸਭਨਾਂ _ਦੇ _ਸਿਰ ਉਤੇ _ਕਾਲ _ਨਚ _ਰਿਹਾ ਹੈ।੬0। 


(ਭਾਵੇਂ) ਕੋਈ ਕਿਲ੍ਹੇ ਬਣਾ ਲਏ ਅਤੇ (ਉਨ੍ਹਾਂ) ਕਿਲਿਆਂ ਦੀ ਓਟ ਲੈ ਲਏ, (ਪਰ 
ਜਦੋਂ) _ਕਾਲ ਚੋਟ ਕਰੇਗਾ _(ਉਹ) ਕਿਸੇ ਤਰ੍ਹਾਂ ਬਚ _ਨਹੀਂ_ਸਕੇਗਾ। _(ਭਾਵੇਂ _ਕੋਈ) _ਕਿਤਨੇ 
ਹੀ ਯੰਤਰ ਲਿਖ ਲਏ ਅਤੇ ਕਰੋੜਾਂ ਮੰਤ੍ਰ ਪੜ੍ਹ _ਲਏ, ਬਿਨਾ ਉਸ ਦੀ ਸ਼ਰਨ ਦੇ ਹੋਰ ਕੋਈ 


ਓਟ ਨਹੀਂ _ਹੈ।੬੧। _ਯੰਤੂ _ਲਿਖਣ _ਵਾਲੇ _ਥਕ _ਗਏ ਅਤੇ _ਮੌਤ੍ਰ ਪੜ੍ਹਨ _ਵਾਲੇ ਹਾਰ _ਗਏ। 
ਜਨਮ ਤੋਂ ਅੰਤ ਕਾਲ ਤਕ ਵਿਚਾਰ ਕਰਦੇ ਰਹੇ, ਕਿਤਨੇ ਹੀ ਤੰਤਰ ਸਾਧ ਲਏ, ਇਨ੍ਹਾਂ ਕਰਮਾਂ 
ਵਿਚ ਜਨਮ _ਹੀ ਬਿਤਾ ਦਿੱਤੇ, ਪਰ _ਇਹ ਸਾਰੇ (ਉਦਮ) ਵਿਅਰਥ ਹੋ ਗਏ, ਇਕ ਵੀ 


ਕੰਮ ਨ ਆਇਆ।੬੨। 


ਦੀ ਸ਼ੋਭਾ ਦੇ ਮੁਕਾਬਲੇ ਆਪਣੇ __ ਸਰੂਪ 
ਸਾਂਵਲਾ ਸਰੂਪ _ਮਨ ਨੂੰ _ਲੁਭਾਉਣ ਵਾਲਾ ਹੈ। ( 


੫੯ ਸੀ _ਦਸਮ-ਗ੍ਰੰਥ ਸਾਹਿਬ 


ਕਿਤੇ ਨਾਸ ਮੂੰਦੇ ਭਏ ਬ੍ੁਹਮਚਾਰੀ। ਕਿਤੇ ਕੰਠ ਕੰਠੀ ਜਟਾ ਸੀਸ ਧਾਰੀ। 
ਕਿਤੇ ਚੀਰ ਕਾਨੰ ਜੁਗੀਸੰ ਕਹਾਯੰ। ਸਭੇ ਫੋਕਟੰ ਧਰਮ ਕਾਮੰ ਨ _ਆਯੰ। ੬੩। 
ਮਧੁ _ਕੀਟਭੰ _ਰਾਛਸੇਸੰ _ਬਲੀਅੰ। ਸਮੇ ਆਪਨੀ ਕਾਲ _ਤੇਊ _ਦਲੀਅੰ। 
ਭਏ _ਸੁੰਭ ਨੈਸੁੰਭ ਸ੍ਰੋਣੰਤਬੀਜੰ। ਤੇਊ ਕਾਲ ਕੀਨੇ _ਪੁਰੇਜੇ ਪੁਰੇਜੰ। ੬੪। 


ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ। ਜਿਨੈ ਰਥ _ਚਕੂੰ ਕੀਏ ਸਾਤ ਦੀਪੰ। 

ਭੁਜੰ ਭੀਮ ਭਰਥੰ ਜਗੰ ਜੀਤ ਡੰਡਿਯੰ। ਤਿਨੈ ਅੰਤ ਕੇ ਅੰਤ ਕੌ ਕਾਲ ਖੰਡਿਯੰ। ੬੫। 
ਜਿਨੈ ਦੀਪ ਦੀਪੰ ਦੁਹਾਈ ਫਿਰਾਈ। ਭੁਜਾ ਦੰਡ ਦੈ ਛੋਣਿ ਛਤ੍ੂੰ _ਛਿਨਾਈ। 

ਕਰੇ ਜਗ ਕੋਟੰ ਜਸੰ ਅਨਿਕ ਲੀਤੇ। ਵਹੈ ਬੀਰ ਬੈਕੇ ਬਲੀ ਕਾਲ ਜੀਤੇ। ੬੬। 


ਕਈ ਕੋਟ ਲੀਨੇ ਜਿਨੈ ਦੁਰਗ ਢਾਹੇ। _ਕਿਤੇ ਸੂਰਬੀਰਾਨ ਕੇ ਸੈਨ ਗਾਹੇ। 

ਕਈ ਜੰਗ ਕੀਨੇ ਸੁ ਸਾਕੇ ਪਵਾਰੇ। ਵਹੈ ਦੀਨ ਦੇਖੈ ਗਿਰੇ ਕਾਲ ਮਾਰੇ। ੬੭। 
ਜਿਨੈ _ਪਾਤਿਸਾਹੀ ਕਰੀ ਕੋਟਿ ਜੁਗਿਯੰ। ਰਸੰ ਆਨਰਸੰ _ਭਲੀ ਭਾਤਿ ਭੁਗਿਯੰ। 
ਵਹੈ ਅੰਤ ਕੋ _ਪਾਵ ਨਾਗੇ ਪਧਾਰੇ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ। ੬੮। 


ਦਡ ਸੂਰ 
ਸੇ ਜੀਤ ਕੇ ਛੋਡਿ ਡਾਰੇ। ਵਹੈ ਦੀਨ ਦੇਖੇ ਗਿਰੇ ਕਾਲ ਮਾਰੇ। ੬੯। 


ਰਨ਼ਾਵਲ ਛਾੰਦ 
ਜਿਤੇ ਰਾਮ ਹੁਏ। ਸਭੈ ਅੰਤਿ ਮੂਏ। ਜਿਤੇ ਕ੍ਰਿਸਨ ਹ੍ਹੈ ਹੈ। ਸਭੈ ਅੰਤਿ ਜੈ ਹੈ। ੭0। 
ਜਿਤੇ ਦੇਵ ਹੋਸੀ। ਸਭੈ ਅੰਤ ਜਾਸੀ। ਜਿਤੇ ਬੋਧ ਹੈ ਹੈ। ਸਭੈ ਅੰਤਿ ਛੈ ਹੈ। ੭੧। 
ਜਿਤੇ ਦੇਵ ਰਾਯੰ। ਸਭੈ ਅੰਤ ਜਾਯੰ। ਜਿਤੇ ਦਈਤ ਏਸੰ। ਤਿਤ੍ਯੋ ਕਾਲ ਲੇਸੰ। _੭੨। 


ਨਰਸਿੰਘਾਵਤਾਰੰ। ਵਹੇ ਕਾਲ ਮਾਰੰ। ਬਡੋ _ਡੰਡਧਾਰੀ। ਹਣਿਓ ਕਾਲ ਭਾਰੀ। _੭੩। 
ਦਿਜੰ ਬਾਵਨੇਯੰ। _ਹਣਿਯੋ ਕਾਲ ਤੇਯੰ। ਮਹਾ ਮਛ _ਮੁੰਡੰ। ਫਧਿਓ ਕਾਲ ਝੁੰਡੰ। ੭੪। 
ਜਿਤੇ ਹੋਇ ਬੀਤੇ। ਤਿਤੇ ਕਾਲ ਜੀਤੇ। ਜਿਤੇ ਸਰਨਿ ਜੈ ਹੈ। ਤਿਤਿਓ ਰਾਖਿ ਲੈਹੇ। ੭੫। 


ਬਚਿਤ੍ਰ _ਨਾਟਕ ੫੯ 


ਕਈਆਂ ਨੇ _ਗਲ ਵਿਚ _ਕੰਠੀ 
ਕੇ (ਆਪਣੇ ਆਪ ਨੂੰ) ਯੋਗੀ- 
ਰਾਜ _ਅਖਵਾਇਆ, (ਪਰ ਇਹ) ਸਾਰੇ ਧਰਮ ਫੋਕੇ ਹਨ (ਅਤੇ ਅੰਤ ਕਾਲ _ ਨੂੰ) ਕਿਸੇ ਕੰਮ 
ਨਹੀਂ ਆਉਂਦੇ।੬੩। _ਮਧੁ _ਅਤੇ _ਕੈਟਭ ਵਰਗੇ ਬਲਵਾਨ ਮਹਾਨ _ਰਾਖਸ਼ _ਹੋਏ ਹਨ, _(ਪਰ) 
ਆਪਣੀ _ਵਾਰੀ _'ਤੇ _ਕਾਲ ਨੇ ਉਨ੍ਹਾਂ `ਨੂੰ ਮਸਲ _ਦਿੱਤਾ। ਸ਼ੁੰਭ, _ਨਿਸ਼ੁੰਭ _ਅਤੇ _ਰਕਤ-ਬੀਜ 
(ਵਰਗੇ ਰਾਖਸ਼) ਹੋਏ ਹਨ, (ਪਰ) ਉਨ੍ਹਾਂ ਨੂੰ ਵੀ ਕਾਲ ਨੇ ਪੁਰਜ਼ਾ ਪੁਰਜ਼ਾ ਕਰ ਕੇ (ਮਾਰਿਆ 
ਹੰ)।੬੪। 

ਬਲੀ, _ਪ੍ਰਿਯੂ ਅਤੇ _ਮਾਨਧਾਤਾ _ਵਰਗੇ _ਮਹਾਨ ਰਾਜੇ ਹੋਏ ਹਨ ਜਿਨ੍ਹਾਂ ਨੇ _(ਆਪਣੇ) 
ਰਥ _ਦੇ ਪਹੀਆਂ _ਨਾਲ _ਸੱਤ _ਦੀਪਾਂ _ਦੀ ਸਿਰਜਨਾ _ਕੀਤੀ ਸੀ, (ਇਸੇ ਤਰ੍ਹਾਂ) ਭੀਮ ਨੇ 
(ਆਪਣੀਆਂ) _ਭੁਜਾਵਾਂ (ਦੇ ਜ਼ੋਰ ਤੇ) ਮਹਾਭਾਰਤ _ (ਦੀ _ਜੰਗ _ ਵਿਚ) _ ਜਗਤ _ ਜਿਤਣ 
(ਜਿਤਨਾ ਗੌਰਵ ਪ੍ਰਾਪਤ ਕੀਤਾ) ਅਤੇ _(ਸਾਰਿਆਂ ਵਿਰੋਧੀਆਂ ਨੂੰ) ਦੰਡ ਦਿੱਤਾ, (ਪਰ) ਉਨ੍ਹਾਂ 
ਨੂੰ ਵੀ ਅੰਤ ਵਿਚ _ਯਮਰਾਜ _ਨੇ _ਕਾਲ ਦੁਆਰਾ _ਮਰਵਾ _ਦਿੱਤਾ।੬੫। _ ਜਿਨ੍ਹਾਂ ਨੇ _ਦੀਪ- 


ਜੀ 
ਗੰ 
[11 
ਬੋ, 
ਹੂ 
ਉਰ 
੍ੰਥ 


ਧਰਤੀ ਖੋਹ ਲਈ, ਕਰੋੜਾਂ ` ਯੱਗ ਕਰਕੇ _ਅਨੇਕ_ ਤਰ੍ਹਾਂ `ਦੇ ਯਸ਼ ਪ੍ਰਾਪਤ ਕੀਤੇ, 
ਬਾਂਕੇ ਸੂਰਮਿਆਂ ਨੂੰ _ਵੀ _ਬਲਵਾਨ _ਕਾਲ _ਨੇ ਜਿਤ _ਲਿਆ।੬੬। 
ਨੇ ਕਈ ਕਰੋੜ _ਕਿਲੇ ਜਿਤ ਲਏ ਜਾਂ ਢਾਹ ਦਿੱਤੇ, _ਕਿਤਨੇ _ਹੀ ਸੂਰਬੀਰਾਂ 
ਨੂੰ ਮਧੋਲ ਦਿੱਤਾ, _ਕਿਤਨੇ ਹੀ ਯੁੱਧ _ਲੜੇ _ਅਤੇ ਅਦੁੱਤੀ ਸਾਕੇ ਕੀਤੇ ਜਾਂ 
ਸੰਘਰਸ਼ _(ਰਚਾਏ), _ਉਹ ਵਿਚਾਰੇ _ਵੀ _ਕਾਲ _ਦੇ ਮਾਰੇ _ਡਿਗੇ _ਹੋਏ ਵੇਖੇ _ਹਨ।੬੭। ਜਿਨ੍ਹਾਂ 
ਨੇ ਕਰੋੜਾਂ _ਯੁਗਾਂ ਤਕ _ਬਾਦਸ਼ਾਹੀ ਕੀਤੀ ਅਤੇ ਰਸਾਂ _ਕਸਾਂ ਦਾ ਚੰਗੀ ਤਰ੍ਹਾਂ ਸੇਵਨ ਕੀਤਾ, 
ਉਹ ਵੀ ਅੰਤ ਨੂੰ ਨੰਗੇ ਪੈਰੀਂ ਹੀ ਗਏ, (ਉਨ੍ਹਾਂ) ਵਿਚਾਰਿਆਂ ਨੂੰ ਹਠੀ ਕਾਲ ਦਾ ਮਾਰਿਆ 
ਹੋਇਆ _ ਡਿਗਿਆ ਵੇਖਿਆ ਹੈ।੬੮। 
ਜਿਨ੍ਹਾਂ ਨੇ _ ਅਪਾਰ _ਦੰਡਧਾਰੀਆਂ ਨੂੰ ਨਸ਼ਟ _ਕਰ _ਦਿੱਤਾ, _ਚੰਦੂਮਾ _ਅਤੇ _ਸੂਰਜ 
ਕੇ 


ਆਪਣੇ _ਦੁਆਰ _ਤੇ _ਦਾਸ ਬਣਾ _ਲਿਆ, ਜਿਨ੍ਹਾਂ ਨੇ _ਇੰਦਰ ਵਰਗਿਆਂ ਨੂੰ ਜਿਤ 
ਦਿੱਤਾ, ਉਹ _ਕਾਲ ਦੇ ਮਾਰੇ _ਹੋਏ ਦੀਨ ਅਵਸਥਾ ਵਿਚ _ਵੇਖੇ _ਹਨ।੬੯। 
ਰਸ਼ਾਵਲ ਛੱਦਾ 

ਜਿਤਨੇ _ਵੀ _ਰਾਮ _(ਆਦਿ ਅਵਤਾਰ) ਹੋਏ ਹਨ, ਸਾਰੇ _ਅੰਤ ਨੂੰ ਸਰੀਰ ਤਿਆਗ 
ਗਏ _ਹਨ। ਜਿਤਨੇ ਕ੍ਰਿਸ਼ਨ (ਵਰਗੇ ਅਵਤਾਰ) ਹੋਏ _ਹਨ, _ਸਾਰੇ _ਅੰਤ ਵਿਚ _ਚਲੇ _ਗਏ 
ਹਨ।20। _(ਭਵਿਸ਼ ਵਿਚ) ਜਿਤਨੇ ਦੇਵਤੇ ਹੋਣਗੇ, (ਉਹ) ਸਾਰੇ _ਅੰਤ ਵਿਚ _ਚਲੇ _ਜਾਣਗੇ। 
ਜਿਤਨੇ _ਵੀ ਬੁੱਧ _(ਵਰਗੇ _ਮਹਾਪੁਰਸ਼) ਹੋਏ _ਹਨ, _(ਉਹ) ਸਾਰੇ ਅੰਤ ਨੂੰ ਨਸ਼ਟ ਹੋ ਗਏ 
ਹਨ।੭੧। ਜਿਤਨੇ _ਦੇਵ-ਰਾਜ (ਹੋਏ ਹਨ), (ਉਹ) ਸਾਰੇ ਅੰਤ ਨੂੰ ਚਲੇ _ਗਏ _ਹਨ। ਜਿਤਨੇ 
ਵੀ ਦੈੱਤ-ਰਾਜ (ਹੋਏ ਹਨ) ਉਨ੍ਹਾਂ ਨੂੰ ਕਾਲ ਨੇ ਲੈ ਲਿਆ ਹੈ (ਨਸ਼ਟ ਕਰ ਦਿੱਤਾ ਹੈ।)।੭੨। 

ਨਰ ਸਿੰਘ ਵਰਗੇ ਅਵਤਾਰ ਨੂੰ ਵੀ _ਕਾਲ ਨੇ ਮਾਰ ਦਿੱਤਾ। ਵੱਡੇ ਵੱਡੇ ਦੰਡ-ਧਾਰੀਆਂ 
ਦਾ ਵੀ ਬਲਵਾਨ ਕਾਲ ਨੇ ਨਾਸ਼ _ਕਰ _ਦਿੱਤਾ।੭੩। _(ਅਵਤਾਰ _ਰੂਪ) _ਬਾਵਨ _ ਬ੍ਰਾਹਮਣ 
ਨੂੰ ਵੀ ਕਾਲ ਨੇ ਮਾਰ ਦਿੱਤਾ। ਵੱਡੇ _ਸਿਰ ਵਾਲੇ _ਮੱਛ ਅਵਤਾਰ ਨੂੰ ਕਾਲ ਨੇ ਜਾਲ 
(ਝੁੰਡੰ) ਨੂੰ 
ਨੇ 


1॥ 02੧੨ 


ਨੂੰ ਵੀ 
ਵਿਚ ਫਸਾ _ਲਿਆ।੭੪। ਜਿਤਨੇ ਵੀ (ਵੱਡੇ ਵੱਡੇ) ਹੋ ਚੁਕੇ ਹਨ, ਉਨ੍ਹਾਂ ਕਾਲ 
ਜਿਤ _ਲਿਆ ਹੈ। ਜਿਤਨੇ (ਮਹਾਕਾਲ ਦੀ) ਸ਼ਰਨ _ਵਿਚ ਜਾਣਗੇ, ਉਨ੍ਹਾਂ (ਸਾਰਿਆਂ ਨੂੰ) 


ਬਚਾ _ਲਏਗਾ।੭੫। 


੬0 ਸੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਤ ਛੰਦ 
ਬਿਨਾ ਸਰਨਿ ਤਾਕੀ ਨ ਅਉਰੈ ਉਪਾਯੰ। ਕਹਾ ਦੇਵ ਦਈਤੰ ਕਹਾ ਰੰਕ ਰਾਯੰ। 
ਕਹਾ ਪਾਤਿਸਾਹੰ ਕਹਾ _ਉਮਰਾਯੰ। _ਬਿਨਾ ਸਰਨਿ" ਤਾਕੀ ਨ _ਕੋਟੈ ਉਪਾਯੰ। _੭੬। 
ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ। _ਸਭੈ _ਅੰਤਿਕਾਲੰ ਬਲੀ ਕਾਲਿ ਘਾਯੰ। 
ਬਿਨਾ ਸਰਨਿ ਤਾਕੀ ਨਹੀ ਔਰ ਓਟੰ। ਲਿਖੇ ਜੰਤਰ ਕੇਤੇ ਪੜੇ ਮੰਤ੍ਰ ਕੋਟੰ। ੭੭। 


ਨਰਾਜ ਛੰਦ 
ਜਿਤੇਕਿ ਰਾਜ ਰੰਕਯੰ। _ਹਨੇ ਸੁ ਕਾਲ ਬੰਕਯੰ। 
ਜਿਤੇਕਿ ਲੋਕ ਪਾਲਯੰ। ਨਿਦਾਨ ਕਾਲ ਦਾਲਯੰ। _੭੮। 
ਕ੍ਰਿਪਾਲ ਪਾਣਿ ਜੇ ਜਪੈ। ਅਨੰਤ ਥਾਟ ਤੇ _ਥਾਪੈ। 
ਜਿਤੇਕਿ ਕਾਲ ਧਿਆਇ ਹੈ। ਜਗਤਿ ਜੀਤ ਜਾਇ ਹੈ। ੭੯। 


ਬਚਿਤ੍ਰ ਚਾਰ ਚਿਤ੍ਰਯੰ। _ਪਰਮਯੰ _ਪਵਿਤ੍ਰਯੰ। 
ਅਲੋਕ ਰੂਪ ਰਾਜਿਯੰ। ਸੁਣੇ ਸੁ ਪਾਪ ਭਾਜਿਯੰ। ੮0। 
ਬਿਸਾਲ ਲਾਲ ਲੋਚਨੰ। _ਬਿਅੰਤ ਪਾਪ ਮੋਚਨੰ। 
ਚਮਕ ਚੰਦੂ _ਚਾਰਯੰ। _ਅਘੀ ਅਨੇਕ _ਤਾਰਯੰ। ੮੧। 
ਰਸ਼ਾਫਲ ਛੱਟਾ 
ਜਿਤੇ ਲੋਕ _ਪਾਲੰ। _ਤਿਤੇ ਜੇਰ _ਕਾਲੰ। 
ਜਿਤੇ ਸੂਰ ਚੰਦੂੰ। ਕਹਾ ਇੰਦੂ ਬਿੰਦਰ ੮੨। 
ਭੁਸ਼ੰਨਾ ਪੁਯਤ ਛੰਦ 
ਫਿਰੈ ਚੌਦਹੂੰ ਲੋਕਯੰ ਕਾਲ ਚਕੂੰ। ਸਭੈ ਨਾਥ ਨਾਥੇ_ਭੂਮੰ _ਭਉਹ ਬਕੰ। 
ਕਹਾ ਰਾਮ ਕ੍ਰਿਸਨ ਕਹਾ ਚੰਦ ਸੂਰੰ। ਸਭੈ ਹਾਥ _ਬਾਧੇ ਖਰੇ ਕਾਲ ਹਜੂਰੰ। ੮੩। 


ਸੰਯਾ 
ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ _ਜਾਕੀ ਕਲਾ _ਹੈ। 
ਕਾਲ ਹੀ ਪਾਇ ਭਯੋ ਬੁਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ। 
ਕਾਲ ਹੀ ਪਾਇ ਸੁਰਾਸੁਰ ਗੰਧੂਬ ਜਛ ਭੁਜੰਗ ਦਿਸਾ _ਬਿਦਿਸਾ ਹੈ। 
ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ। ੮੪। 


ਬਚਿਤ੍ਰ _ ਨਾਟਕ ੬0 


ਭੁਸ਼ੰਨਾ ਪੁਯਤ ਛੰਦ 


ਉਸ (ਮਹਾਕਾਲ) ਦੀ ਸ਼ਰਨ (ਵਿਚ _ਗਏ ਤੋਂ) ਬਿਨਾ ਹੋਰ ਕੋਈ ਉਪਾ ਨਹੀਂ ਹੈ 
(ਕਾਲ ਤੋਂ ਬਚਣ _ਦਾ)। ਕੀ ਦੇਵਤੇ ਅਤੇ ਦੈਂਤ, ਕੀ ਕੰਗਾਲ ਅਤੇ ਰਾਜੇ, _ਕੀ _ਬਾਦਸ਼ਾਹ, 
ਕੀ ਅਮੀਰ _(ਖ਼ਾਨਦਾਨੀ), (ਸਭ) ਉਸ _ਦੀ ਓਟ ਤੋਂ ਬਿਨਾ ਕਰੋੜਾਂ _ਉਪਾ (ਕਰਨ _ਨਾਲ 


ਵੀ ਕਾਲ ਦੀ ਮਾਰ ਤੋਂ ਬਚ) ਨਹੀਂ ਸਕਦੇ।੭੬। ਜਿਤਨੇ ਵੀ ਜੀਵ ਜੰਤ (ਉਸ ਨੇ) ਦੁਨੀਆ 
ਵਿਚ ਪੈਦਾ ਕੀਤੇ _ਹਨ, _(ਉਹ) ਸਾਰੇ _ਅੰਤ ਸਮੇਂ ਬਲਵਾਨ ਕਾਲ ਨੇ 
ਉਸ ਦੀ ਸ਼ਰਨ ਤੋਂ ਬਿਨਾ (ਬਚਣ ਦੀ) ਹੋਰ ਕੋਈ ਓਟ ਨਹੀਂ ਹੈ, (ਭਾਵੇਂ) ਕਿਤਨੇ ਹੀ 
ਯੰਤੂ _ਲਿਖ _ਲਏ ਜਾਣ _ਜਾਂ ਮੌਤੂ ਪੜ੍ਹ ਲਏ _ ਜਾਣ।੭੭। 
ਨਰ _ਛੱਦ 
ਜਿਤਨੇ ਵੀ ਰਾਜੇ _ਅਤੇ ਰੰਕ ਹੋਏ ਹਨ, (ਉਨ੍ਹਾਂ ਨੂੰ) ਟੇਢੀ ਚਾਲ ਵਾਲੇ ਕਾਲ ਨੇ 
ਮਾਰ _ਦਿੱਤਾ _ਹੈ। ਜਿਤਨੇ _ਲੋਕ-ਪਾਲ (ਹੋਏ ਹਨ ਨ 
ਦਿੱਤਾ ਹੈ।੭੮। ਜਿਹੜੇ ਕ੍ਰਿਪਾਨ ਨੂੰ ਹੱਥ ਵਿਚ _ਧਾਰਨ _ਕਰਨ ਵਾਲੇ (ਮਹਾਕਾਲ) ਨੂੰ _ਜਪਦੇ 
ਹਨ, _ (ਉਹ _ ਰਖਿਆ _ ਲਈ) _ ਬੇਸ਼ੁਮਾਰ _ਸਾਧਨ _ ਜੁਟਾ _ ਲੈਂਦੇ _ਹਨ। _ ਜਿਤਨੇ _ਵੀ _ ਕਾਲ 
(ਮਹਾਕਾਲ) ਨੂੰ _ਧਿਆਉਂਦੇ ਹਨ, ਉਹ _ਜਗਤ _ਉਤੇ ਜਿਤ ਪ੍ਰਾਪਤ _ਕਰ _ਕੇ ਜਾਂਦੇ ਹਨ।੭੯। 
(ਜਿਸ ਦਾ) ਸਰੂਪ ਬਚਿਤ੍ਰ ਅਤੇ ਸੁੰਦਰ ਹੈ ਅਤੇ ਬਹੁਤ ਪਵਿਤਰ ਹੈ, (ਜੋ) ਅਲੌਕਿਕ 
ਰੂਪ ਵਿਚ ਸਜ ਰਿਹਾ ਹੈ, (ਉਸ ਦਾ ਨਾਂ) ਸੁਣ ਕੇ ਪਾਪ ਭਜ ਜਾਂਦੇ ਹਨ।੮0। (ਉਸ 
ਦੇ) ਵਿਸ਼ਾਲ ਅਤੇ _ਲਾਲ _ਨੇਤਰ _ਬੇਅੰਤ ਪਾਪਾਂ ਨੂੰ ਨਸ਼ਟ ਕਰਨ _ਵਾਲੇ _ਹਨ। (ਉਸ ਦੇ 


੯ 


ਸਰੂਪ _ਦੀ) _ਚੰਦੂਮਾ ਤੋਂ _ਵੀ ਸੁੰਦਰ ਚਮਕ _ਨੇ ਅਨੇਕ _ਪਾਪੀ _ਤਾਰੇ _ਹਨ।੮੧। 
ਰਸ਼ਾਵਲ ਛੱਟਾ 

ਜਿਤਨੇ ਲੋਕ _ਪਾਲ _ਹਨ, _ਉਹ ਸਾਰੇ _ਕਾਲ _ਦੇ ਅਧੀਨ _ਹਨ। ਜਿਤਨੇ ਸੂਰਜ _ਤੇ 
ਚੰਦਰਮੇ ਹਨ ਅਤੇ ਕੀ _ਇੰਦਰਾਂ ਦੇ ਸਮੁਂਚ _ਹਨ (ਸਭ _ਕਾਲ ਦੇ ਵਸ ਵਿਚ ਹਨ)।੮੨। 
ਭੁਸ਼ੰਨਾ ਪੁਯਤ ਛੰਦ 

ਚੌਦਾਂ ਲੋਕਾਂ ਵਿਚ ਕਾਲ ਦਾ ਚੱਕਰ ਚਲਦਾ ਹੈ। (ਉਸ ਨੇ) ਟੇਢੀ ਭੌਂ ਫਿਰਾ ਕੇ 
ਸਾਰੇ _ਨਾਥਾਂ ਨੂੰ _ਨਥ ਲਿਆ ਹੈ। ਕੀ ਰਾਮ ਅਤੇ ਕ੍ਰਿਸ਼ਨ, ਕੀ ਅਤੇ 
ਕਾਲ _ਦੀ ਹਜ਼ੂਰੀ _ਵਿਚ _ਹੱਥ _ ਬੰਨ੍ਹੀ _ਖੜੋਤੇ _ਹਨ।੮੩। 


ਸੰਯਾ 

ਕਾਲ (ਸਮਾਂ) ਪਾ ਕੇ ਹੀ ਭਗਵਾਨ (ਵਿਸ਼ਣੂ) ਹੋਇਆ ਜਿਸ ਦੀ ਕਲਾ (ਸ਼ਕਤੀ) 
ਨਾਲ _ਇਹ ਜਗਤ _ਜਾਗ _ਰਿਹਾ ਹੈ _(ਗਤੀਮਾਨ ਹੈ)। _ਕਾਲ ਪਾ ਕੇ ਹੀ ਬੁਹਮਾ ਪੁਗਟ 
ਹੋਇਆ ਅਤੇ ਕਾਲ ਹੀ ਪਾ ਕੇ ਸ਼ਿਵ ਯੋਗੀ ਹੋਇਆ। ਕਾਲ ਹੀ ਪਾ ਕੇ ਦੇਵਤੇ, ਦੈਂਤ, 
ਗੰਧਰਬ, _ਯਕਸ਼, ਸੌਂਪ, ਦਿਸ਼ਾਵਾਂ ਅਤੇ _ਵਿਦਿਸ਼ਾਵਾਂ ਹੋਂਦ ਵਿਚ ਆਈਆਂ। _ਹੋਰ ਜੋ ਵਰਤਮਾਨ 


ਪਦਾਰਥ _('ਸੁਕਾਲ”) ਹਨ, _ਉਹ _ਸਾਰੇ _ਕਾਲ ਦੇ ਵਸ ਵਿਚ ਹਨ, ਬਸ ਇਕੋ ਮਹਾਕਾਲ 
ਹੀ __ਕਾਲ ਦੇ ਪ੍ਰਭਾਵ ਤੋਂ ਰਹਿਤ _ਹੈ।੮੪। 


ਸੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਤ ਛੰਦ 
ਨਮੋ ਦੇਵ ਦੇਵ ਨਮੋ ਖੜਗ _ਧਾਰੰ। ਸਦਾ ਏਕ ਰੂਪ ਸਦਾ ਨਿਰਬਿਕਾਰੰ। 
ਨਮੋ _ਰਾਜਸੰ _ਸਾਤਕੰ _ਤਾਮਸੇਅੰ। ਨਮੋ _ਨਿਰਬਿਕਾਰੰ ਨਮੋ _ਨਿਰਜੁਰੇਅੰ। ੮੫। 


ਰਸ਼ਾਵਲ ਛੰਦ 
ਨਮੋ ਬਾਣ ਪਾਣੰ। ਨਮੋ _ਨਿਰਭਯਾਣੰ। 
ਨਮੋ ਦੇਵ ਦੇਵੰ। ਭਵਾਣੰ ਭਵੇਅੰ। ੮੬। 


ਭੁਸ਼ੰਨਾ ਪੁਯਤ ਛੰਦ 


ਨਮੋ ਖਗ _ਖੰਡੰ _ਕ੍ਰਿਪਾਣ ਕਟਾਰੰ। ਸਦਾ ਏਕ ਰੂਪੰ ਸਦਾ ਨਿਰਬਿਕਾਰੰ। 


ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ। ਜਿਨੈ ਚੌਦਹੂੰ ਲੋਕ ਜੋਤੰ _ਬਿਥਾਰਿਯੰ। ੮੭। 


ਨਮਸਕਾਰਯੰ ਮੋਰ ਤੀਰੰ ਤੁਫੰਗੰ। ਨਮੋ ਖਗ _ਅਦਗੰ _ਅਭੈਅੰ ਅਭੰਗੰ। 


ਗਦਾਯੰ _ਗ੍ਰਿਸਟੰ ਨਮੋ ਸੈਹਥੀਅੰ। ਜਿਨੈ ਤੁਲੀਯੰ ਬੀਰ _ਬੀਯੋ_ਨ__ਬੀਅੰ। ੮੮। 


ਰਸ਼ਾਫਲ ਛੱਟਾ 
ਨਮੋ ਚਕ _ਪਾਣੰ। _ਅਭੂਤੰ _ਭਯਾਣੰ। 
ਨਮੋ ਉਗ੍ਰਦਾੜੰ। _ ਮਹਾ ਗ੍ਰਿਸਟ ਗਾੜੰ। ੮੯। 
ਨਮੋ ਤੀਰ ਤੋਪੰ। ਜਿਨੈ ਸਤ੍ਹ ਘੋਪੰ। 
ਨਮੋ ਧੋਪ ਪਟੰ। ਜਿਨੇ ਦੁਸਟ ਦਟੰ। ੯0। 


ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ। 
ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ _ਸੋ। 

ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦੂਬ ਭਰੋ ਸੋ। 

ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। ੯੨। 
ਸੁੰਭ ਨਿਸੁੰਭ ਸੇ ਕੋਟ ਨਿਸਚਾਰ ਜਾਹਿ ਛਿਨੇਕ ਬਿਖੈ ਹਨਿ ਡਾਰੇ। 

ਧੂਮਰ ਲੋਚਨ ਚੰਡ ਅਉ ਮੁੰਡ ਸੇ ਮਾਹਿਖ ਸੇ ਪਲ ਬੀਚ ਨਿਵਾਰੇ"। 
ਚਾਮਰ ਸੇ ਰਣਿ ਚਿਛਰ ਸੇ ਰਕਤਿਛਣ ਸੇ ਝਟ ਦੈ ਝਝਕਾਰੇ। 

ਐਸੋ_ਸੁ ਸਾਹਿਬੁ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ। ੯੩। 


“ਪਛਾਰੇ? 


ਬਚਿਤ੍ਰ _ ਨਾਟਕ ੬੧ 


ਭੁਸ਼ੰਨਾ ਪੁਯਤ ਛੰਦ 

(ਹੇ) ਦੇਵਤਿਆਂ ਦੇ ਦੇਵਤੇ! (ਤੈਨੂੰ) _ਨਮਸਕਾਰ _ਹੈ, _ਹੇ _ਖੜਗਧਾਰੀ! _ (ਤੈਨੂੰ) 
ਨਮਸਕਾਰ _ਹੈ। _(ਤੂੰ) _ਸਦਾ ਇਕ _ਰੂਪ _ਵਿਚ ਰਹਿਣ ਵਾਲਾ ਅਤੇ ਵਿਕਾਰਾਂ ਤੋਂ _ਰਹਿਤ 
ਹੈਂ। (ਹੇ) ਰਜੋ, _ਸਤੋ ਅਤੇ _ਤਮੋ ਗੁਣਾਂ ਵਾਲੇ! (ਤੈਨੂੰ) ਨਮਸਕਾਰ _ਹੈ। _(ਹੇ) ਵਿਕਾਰਾਂ ਤੋਂ 
ਰਹਿਤ _! (ਤੈਨੂੰ) ਨਮਸਕਾਰ ਹੈ, ਹੇ ਰੋਗਾਂ ਤੋਂ ਰਹਿਤ _! (ਤੈਨੂੰ) ਨਮਸਕਾਰ ਹੈ।੮੫। 
ਰਸ਼ਾਫਲ ਛੰਟ 

(ਹੇ) ਹੱਥ _ਵਿਚ _ਬਾਣ ਧਾਰਨ _ਕਰਨ ਵਾਲੇ _! (ਤੈਨੂੰ) ਨਮਸਕਾਰ ਹੈ। (ਹੇ) ਡਰ 
ਤੋਂ ਰਹਿਤ ! (ਤੈਨੂੰ) ਨਮਸਕਾਰ ਹੈ। ਹੇ ਦੇਵਤਿਆਂ ਦੇ ਦੇਵਤੇ! (ਤੈਨੂੰ) ਨਮਸਕਾਰ ਹੈ। (ਜਿਸ 
ਦੀ) ਜਗਤ _ਵਿਚ ਹੋਂਦ _ਹੈ, _(ਉਸ ਨੂੰ ਨਮਸਕਾਰ _ਹੈ)।੮੬। 
ਭੁਸ਼ੰਨਾ ਪੁਯਤ ਛੰਦ 

(ਹੇ) ਤਲਵਾਰ, ਖੰਡੇ, ਕ੍ਰਿਪਾਨ ਅਤੇ _ਕਟਾਰ ਦੇ _ਸਰੂਪ _ਵਾਲੇ _! (ਤੈਨੂੰ) ਨਮਸਕਾਰ 
ਹੈ। (ਹੇ) ਸਦਾ ਇਕ ਰੂਪ ਅਤੇ ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ। (ਹੇ) ਹੱਥ 
ਵਿਚ _ਬਾਣ _ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ _ਹੈ। (ਹੇ) ਦੰਡ _(ਸੋਟਾ) ਧਾਰਨ _ਕਰਨ 
ਵਾਲੇ! (ਤੈਨੂੰ) ਨਮਸਕਾਰ _ਹੈ। _ਜਿਸ _ਨੇ ਚੌਦਾਂ ਲੋਕਾਂ ਵਿਚ ਆਪਣੀ ਜੋਤਿ ਨੂੰ _ਪਸਾਰਿਆ 
ਹੋਇਆ ਹੈ (ਉਸ ਨੂੰ ਨਮਸਕਾਰ ਹੈ)।੮੭। (ਹੇ) ਤੀਰ ਅਤੇ ਬੰਦੂਕ ਸਰੂਪ _! ਮੇਰੀ (ਤੈਨੂੰ) 
ਨਮਸਕਾਰ _ਹੈ। _(ਹੇ) _ਦਾਗ-ਰਹਿਤ, _ਭੈ-ਰਹਿਤ, ਅਟੁੱਟ _ਖੜਗ _ਦੇ ਸਰੂਪ _ਵਾਲੇ! (ਤੈਨੂੰ) 
ਨਮਸਕਾਰ _ਹੈ। _(ਹੇ) ਵੱਡੀ _ਗਦਾ ਅਤੇ _ਸੈਹੱਥੀ ਦੇ _ਸਰੂਪ ਵਾਲੇ! (ਤੈਨੂੰ) ਨਮਸਕਾਰ _ਹੈ। 
ਜਿਸ ਦੇ ਬਰਾਬਰ _ਕੋਈ _ਹੋਰ _ਦੂਜਾ _ਸੂਰਮਾ ਨਹੀਂ ਹੈ _(ਉਸ ਨੂੰ ਨਮਸਕਾਰ _ਹੈ)।੮੮। 
ਰਸ਼ਾਫਲ ਛੰਟਾ 

ਹੇ ਚੇਂਕਰ ਨੂੰ ਹੱਥ ਵਿਚ ਧਾਰਨ ਕਰਨ ਵਾਲੇ _! (ਤੈਨੂੰ) ਨਮਸਕਾਰ ਹੈ। (ਹੇ) ਤੱਤ੍ਹਾਂ 
ਤੋਂ ਬਿਨਾ ਹੋਂਦ ਵਾਲੇ _! (ਤੈਨੂੰ ਨਮਸਕਾਰ _ਹੈ)। _(ਹੇ) ਵੱਡੀਆਂ, _ਤਿਖੀਆਂ _ਅਤੇ ਮਜ਼ਬੂਤ 
ਦਾੜ੍ਹਾਂ ਵਾਲੇ _! (ਤੈਨੂੰ) ਨਮਸਕਾਰ _ਹੈ।੮੯। ਜਿਸ ਤੀਰਾਂ ਤੇ ਤੋਪਾਂ ਵਾਲੇ ਨੇ ਵੈਰੀਆਂ ਨੂੰ 
ਮਾਰਿਆ ਹੈ, (ਉਸ ਨੂੰ) ਨਮਸਕਾਰ _ਹੈ। ਜਿਸ ਨੇ ਸਿਧੀ ਤਲਵਾਰ ਅਤੇ _ਕਿਰਚ ਨਾਲ ਦੁਸ਼ਟਾਂ 
ਨੂੰ ਡਾਂਟਿਆ ਹੈ (ਉਸ ਨੂੰ) ਨਮਸਕਾਰ ਹੈ। _੯0। ਜਿਤਨੇ ਵੀ ਨਾਂਵਾਂ ਵਾਲੇ ਸ਼ਸਤ੍ਰ _ਹਨ, 
ਨੂੰ ਨਮਸਕਾਰ _ਹੈ। _ਜਿਤਨੇ _ਵੀ ਅਸਤ _ਹਨ, _ ਉਨ੍ਹਾਂ ਨੂੰ ਨਮਸਕਾਰ _ਹੈ।੯੧। 


=ਹ = = 


ਮੇਰੇ _ਵਰਗੇ _ਤਿਨਕੇ _ ਨੂੰ ਸੁਮੇਰ _ ਪਰਬਤ _ ਬਣਾਉਣ _ਵਾਲੇ _ਗ਼ਰੀਬ-ਨਿਵਾਜ ਤੇਰੇ 
ਵਰਗਾ ਹੋਰ ਕੋਈ ਦੂਜਾ ਨਹੀਂ _ਹੈ। ਹੇ ਪ੍ਰਭੂ! ਆਪ ਮੇਰੀ ਭੁਲ _ਬਖਸ਼ _ਦਿਓ (ਕਿਉਂਕਿ) 
ਮੇਰੇ ਵਰਗਾ _ਹੋਰ ਕੋਈ _ਭੁਲਣਹਾਰ ਨਹੀਂ _ਹੈ। (ਜਿਨ੍ਹਾਂ _ਨੇ) ਤੇਰੀ ਸੇਵਾ ਕੀਤੀ ਹੈ, ਉਨ੍ਹਾਂ 
ਸਾਰਿਆਂ ਦੇ ਘਰ ਦੌਲਤ ਨਾਲ ਭਰੇ ਹੋਏ ਦਿਸਦੇ _ਹਨ। ਇਸ _ਕਲਿਯੁਗ _ਵਿਚ _(ਮੈਨੂੰ) 
(ਮਹਾ) ਕਾਲ _ਦੀ ਕ੍ਰਿਪਾਨ ਅਤੇ _ਭਾਰੀਆਂ _ਭੁਜਾਵਾਂ ਦਾ ਵੱਡਾ ਭਰੋਸਾ ਹੈ। ੯੨। ਜਿਸ ਨੇ 
ਸ਼ੁੰਭ-ਨਿਸ਼ੁੰਭ ਵਰਗੇ ਕਰੋੜਾਂ _ਰਾਖਸ਼ _ਛਿਣ 


ਵਿਚ ਜਲਦੀ _ਹੀ ਝਾੜ _ਸੁਟੇ ਹਨ; ਅਜਿਹੇ 
ਵਰ 


ਸੀ _ਦਸਮ-ਗ੍ਰੰਥ ਸਾਹਿਬ 


ਮੁੰਡਹੁ ਸੇ ਮਧੁ ਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈ। 
ਓਟਿ ਕਰੀ ਕਬਹੂੰ ਨ ਜਿਨੈ ਰਣਿ ਚੋਟ ਪਰੀ ਪਗ ਦੈ ਨ ਟਲੇ ਹੈ। 
ਸਿੰਧੁ ਬਿਖੈ ਜੇ ਨ ਬੂਡੇ ਨਿਸਚਾਰ ਪਾਵਕ ਬਾਣ ਬਹੇ ਨ ਜਲੇ ਹੈ। 
ਤੇ ਅਸਿ ਤੋਰਿ ਬਿਲੋਕਿ ਅਲੋਕ ਸੁ ਲਾਜ ਕੋ ਛਾਡ ਕੈ ਭਾਜਿ ਚਲੇ ਹੈ। ੯੪। 


ਰਾਵਣ ਸੇ ਮਹਿਰਾਵਣ ਸੇ ਘਟਕਾਨਹੁ ਸੇ ਪਲ ਬੀਚ _ਪਛਾਰੇ। 
ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੈ ਜਿਨ ਸਿਉਂ ਜਮ ਹਾਰੇ। 
ਕੁੰਭ ਅਕੁੰਭ ਸੇ ਜੀਤ ਸਭੈ ਜਗਿ ਸਾਤਹੂੰ ਸਿੰਧ ਹਥਿਆਰ ਪਖਾਰੇ। 
ਜੇ ਜੇ ਹੁਤੇ ਅਕਟੇ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ। ੯੫। 


ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਾਈਜਲੈ। 
ਹੂੰ _ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਸੈ। 
ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ_ਘਾਵ ਬਚਈਐ। 
ਛੁਟੀਐ ਮੁੜ ਕਹੂੰ ਹਸਿ ਤਾਕੀ ਨ ਕਿਉ ਸਰਣਾਗਤਿ ਜਈਯੈ। ੯੬। 


ਹਮ 


0, ਤ ਤੋਂ 


ਕ੍ਰਿਸਨ ਅਉ ਬਿਸਨੁ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ। 
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿਕੋ ਕਿਨ ਹੂੰ ਨ ਬਚਾਯੋ। 
ਕੋਟਿ ਕਰੀ ਤਪਸਾ ਦਿਨ ਕੋਟਿਕ ਕਾਹੂ ਨ ਕੌਡੀ ਕੋ ਕਾਮ ਕਵਢਾਯੋ। 
ਕਾਮ ਕਾ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ _ਘਾਉ ਕਿਨਹੂੰ ਨ ਬਚਾਯੋ। ੯੭। 


ਕਾਹੇ ਕੋ ਕੂਰ ਕਰੇ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ। 
ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ। 
ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪਿ ਟੰਗਿਓ ਤਿਮ ਤੋਹਿ ਟੰਗੈ ਹੈ। 
ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ। ੯੮। 


ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ। 
ਪੂਜਤ ਹੈ ਪਰਮੇਸਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ। 

ਪਾਪ ਕਰੋਂ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਈ। 
ਪਾਇ ਪਰੋਂ ਪਰਮੇਸਰ ਕੇ ਜੜ ਪਾਹਨ ਮੈ ਪਰਮੇਸਰ ਨਾਹੀ। ੯੯। 


ਦਿੱਤੇ; ਮੇਘਨਾਦ ਅਤੇ _ਅਕੰਪਨ _ਵਰਗੇ ਯੋਧੇ, ਜਿਨ੍ਹਾਂ _ਨਾਲ ਜਗਤ _ਵਿਚ ਯੁੱਧ _ਕਰ ਕੇ 
ਵੀ ਹਾਰ ਜਾਂਦਾ ਹੈ, ਕੁੰਭ _ਅਤੇ _ਅਕੁੰਭ _ਵਰਗੇ (ਯੋਧੇ ਜਿਨ੍ਹਾਂ _ਨੇ) ਸਾਰੇ ਸੰਸਾਰ ਨੂੰ ਜਿਤ 
ਕੇ ਸੱਤਾਂ ਸਮੁੰਦਰਾਂ ਵਿਚ ਆਪਣੇ ਹਥਿਆਰ ਸਾਫ਼ _ਕੀਤੇ ਸਨ, (ਇਹ ਤੇ) ਅਜਿਹੇ ਹੋਰ 
ਜੇ ਕਾਲ ਤੋਂ ਭਜ ਕੇ ਕਿਤੇ ਬਚਿਆ ਜਾ ਸਕਦਾ ਹੋਵੇ, ਤਾਂ (ਦਸੋ) ਕਿਹੜੀ ਦਿਸ਼ਾ 
ਚਲੇ _ਜਾਈਐ। _ (ਜਿਧਰ _ਜਾਈਏ _ ਉਧਰ) _ਅਗੇ _ਹੀ__ਕਾਲ ਤਲਵਾਰ _ਧਾਰੇ 
ਸੋਭ ਰਿਹਾ ਕੇ (ਵਾਪਸ) ਭਜ _ਆਈਦਾ ਹੈ। ਕੋਈ ਵੀ 
ਨਹੀਂ ਸਕਿਆ ਉਪਾ ਨਾਲ (ਕਾਲ ਦੀ) ਚੋਟ ਤੋਂ ਬਚ _ਸਕੀਏ। 
ਤੋਂ ਕਿਸੇ ਤਰ੍ਹਾਂ ਛੁਟਿਆ ਨਹੀਂ ਜਾ ਸਕਦਾ, ਉਸ ਦੀ ਸ਼ਰਨ ਵਿਚ ਖੁਸ਼ੀ 


ਨਾਲ 
ਦੇ) ਅਗਨੀ-ਕੁੰਡ ਵਿਚ (ਇਹ ਸਾਰੇ) ਆਪ ਟੰਗੇ ਹੋਏ ਹਨ, ਤੈਨੂੰ ਵੀ ਉਸੇ ਤਰ੍ਹਾਂ 
ਦੇਣਗੇ। ਹੇ ਮੂਰਖ ! ਹੋਸ਼ ਕਰ ਅਤੇ ਹੁਣ ਵੀ ਦਿਲ ਵਿਚ ਸਮਝ ਲੈ ਕਿ ਕਾਲ ਦੀ ਕ੍ਰਿਪਾ 
ਤੋਂ ਬਿਨਾ (ਹੋਰ ਕੋਈ _ਉਪਾ ਵੀ) ਕੰਮ ਆਉਣ ਵਾਲਾ ਨਹੀਂ _ਹੈ।੯੮। 


ਹੇ ਮਹਾ ਪਸ਼ੂ! ਉਸ ਨੂੰ (ਤੂੰ) ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ 
ਵਿਆਪਤ _ਹੈ। _(ਤੂੰ ਉਨ੍ਹਾਂ `ਨੂੰ) _ਪਰਮੇਸ਼ਵਰ ਕਰ _ਕੇ _ਪੂਜਦਾ ਹੈ, ਜਿਨ੍ਹਾਂ _ਨੂੰ ਛੋਹਣ _ਨਾਲ 
(ਭਾਵ _ਪੂਜਣ ਨਾਲ) _ਪਰਲੋਕ _ਤੋ' ਹੋਰ _ਵੀ ਦੂਰ _ਹੋ__ਜਾਵੇਂਗਾ। _(ਤੂੰ) _ਪਰਮਾਰਥ _ ਸਮਝ 
ਕੇ ਜੋ ਪਾਪ ਕਰਦਾ ਹੈਂ, ਉਨ੍ਹਾਂ (ਘੋਰ) ਪਾਪਾਂ ਨੂੰ ਵੇਖ ਕੇ ਅਤਿ ਰੂਪ ਵਾਲੇ ਪਾਪ ਵੀ _ਲੱਜਾ 
ਜਾਂਦੇ ਹਨ। ਹੇ ਮੂਰਖ ! (ਤੂੰ) ਪਰਮੇਸ਼ਵਰ ਦੇ ਪੈਰੀਂ ਪੈ, (ਇਨ੍ਹਾਂ ਪੱਥਰਾਂ ਦੇ ਪੈਰੀਂ ਨ ਪੈ 


ਕਿਉਂਕਿ) _ਪੌਥਰਾਂ _ਵਿਚ _ਪਰਮੇਸ਼ਵਰ _ਨਹੀਂ__ਹੈ।੯੯। 


੬੩ ਸੀ _ਦਸਮ-ਗ੍ੰਥ _ਸਾਹਿਬ 


ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ। 
ਕੈਠਿ ਨ ਕੰਠੀ ਕਠੋਰ ਧਰੈ ਨਹੀ ਸੀਸ ਜਟਾਨ ਕੇ ਜੂਟ ਸੁਹਾਏ। 
ਸਾਚੁ ਕਹੋ ਸੁਨਿ ਲੈ ਚਿਤੁ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ। 
ਪ੍ਰੀਤਿ ਕਰੇ ਪ੍ਰਭੁ _ਪਾਯਤ ਹੈ ਕਿਰਪਾਲ ਨ _ਭੀਜਤ ਲਾਡ" ਕਟਾਏ। ੧00। 


ਕਾਗਦ ਦੀਪ ਸਭੈ ਕਰਿ ਕੈ ਅਰ ਸਾਤ ਸਮੁੰਦੂਨ ਕੀ ਮਸੁ ਕੈਹੋ। 
ਕਾਟਿ _ਬਨਾਸਪਤੀ _ਸਿਗਰੀ _ਲਿਖਬੇ_ ਹੂੰ ਕੇ _ਲੇਖਨ _ਕਾਜਿ _ਬਨੈਹੋ। 
ਸਾਰਸੁਤੀ ਬਕਤਾ ਕਰਿ ਕੈ ਜੁਗ ਕੋਟਿ ਗਨੇਸ ਕੈ ਹਾਥਿ ਲਿਥੈਹੋ। 
ਕਾਲ ਕ੍ਰਿਪਾਨ ਬਿਨਾ ਬਿਨਤੀ ਨ ਤਊ ਤੁਮ ਕੋ ਪੂਭ ਨੈਕੁ ਰਿਝੈਹੋ। ੧0੧। 


/ਏਇਤ ਨੀ ਲਤ ਨਾਟਕ ਗੁੰਠੇ ਡਾ ਕਾਲ ਨ ਕੀ ਇਲਤੱਤ 
ਕਮ /ਨਆ7/ਏ ਨਪਰਨ' ਸਤ ਸਭਨ ਸ੍ਤੁ/_ 57” 


ਕਵਿ ਬੰਸ ਵਰਣਨ” 
ਚੱਪਣਾ 
ਤੁਮਰੀ ਮਹਿਮਾ ਅਪਰ ਅਪਾਰਾ। ਜਾ ਕਾ _ਲਹਿਓ ਨ ਕਿਨ ਹੂੰ ਪਾਰਾ। 
ਦੇਵ ਦੇਵ ਰਾਜਨ ਕੇ ਰਾਜਾ। ਦੀਨ ਦਿਆਲ ਗਰੀਬ _ਨਿਵਾਜਾ। _੧। 


ਦੰਹਰਾ 
ਮੂਕ _ਊਚਰੈ ਸਾਸਤ ਖਟਿ ਪਿੰਗ ਗਿਰਨ ਚੜਿ _ਜਾਇ। 
ਅੰਧ ਲਖੈ ਬਧਰੋ_ਸੁਨੈ ਜੋ ਕਾਲ ਕ੍ਰਿਪਾ ਕਰਾਇ। ੨। 


ਜਪਣ 
ਕਹਾ ਬੁਧਿ ਪੂਭ _ਤੁਛ _ਹਮਾਰੀ। ਬਰਨਿ ਸਕੈ ਮਹਿਮਾ ਜੁ _ਤਿਹਾਰੀ। 
ਹਮ ਨ ਸਕਤ ਕਰਿ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ੩। 
ਕਹਾ ਲਗੈ ਇਹੁ ਕੀਟ ਬਖਾਨੈ। ਮਹਿਮਾ ਤੋਰਿ ਤੁਹੀ ਪ੍ਰਭ ਜਾਨੈ। 
ਪਿਤਾ ਜਨਮ ਜਿਮ ਪੂਤ ਨ ਪਾਵੈ। ਕਹਾ ਤਵਨ ਕਾ ਭੇਦ ਬਤਾਵੈ। ੪। 


ਤੁਮਰੀ ਪੂਭਾ ਤੁਮੈ ਬਨਿ _ਆਈ। _ਅਉਰਨ ਤੇ ਨਹੀ ਜਾਤ _ਬਤਾਈ। 

ਤੁਮਰੀ ਕ੍ਰਿਆ ਤੁਮ ਹੀ ਪ੍ਰਭ ਜਾਨੋ। ਊਚ ਨੀਚ ਕਸ ਸਕਤ ਬਖਾਨੋ। ੫। 
ਸੇਸ ਨਾਗ ਸਿਰ ਸਹਸ _ਬਨਾਈ। ਦੈ _ਸਹੰਸ ਰਸਨਾਹ ਸੁਹਾਈ। 

ਰਟਤ ਅਬ ਲਗੇ ਨਾਮ ਅਪਾਰਾ। ਤੁਮਰੋ ਤਊ ਨ ਪਾਵਤ ਪਾਰਾ। ੬। 


੧. ਲਿੰਗ” ੨. ਇਨ੍ਹਾਂ _ਉਕਤੀਆਂ ਵਿਚ ਕਿਤੇ ਕਿਤੇ ਕੁਝ ਅੰਤਰ ਵੀ ਮਿਲਦਾ ਹੈ, ਪਰ ਬੁਨਿਆਦੀ ਫਰਕ ਨਹੀਂ 
੩. ਕੁਝ ਬੀੜਾਂ ਵਿਚ 'ਸੋਢੀ ਬੰਸ ਉਤਪਤੀ ਵਰਣਨ” ਲਿਖਿਆ ਹੈ ਅਤੇ ਕੁਝ _ਬਿਨਾ ਇਸ _ਉਕਤੀ ਦੀਆਂ _ਹਨ। 


ਬਚਿਤ੍ਰ _ ਨਾਟਕ ੬੩ 


ਰੂਪ ਵਿਚ _ਭਜਣ ਨਾਲ, ਮਾਣ (ਹੰਕਾਰ) ਛੱਡਣ ਨਾਲ, ਭੇਖ ਧਾਰਨ 


ਮੋਨ 
ਨਾਲ _ਅਤੇ _ਸਿਰ _ ਮੂੰਹ _ਮੁਨਾਉਣ (ਪ੍ਰਾਪਤ) _ਨਹੀਂ ਕੀਤਾ _ਜਾ__ਸਕਦਾ। _ਗਲ 
ਜੂੜਾ _ਬਣਾਉਣ ਨਾਲ _(ਉਸ ਨੂੰ) ਨਹੀਂ (ਮਿਲਿਆ ਜਾ _ਸਕਦਾ)। ਸੱਚ _ਕਹਿੰਦਾ ਹਾਂ, 
ਦੇ ਕੇ ਸੁਣ ਲਵੋ ਕਿ ਬਿਨਾ ਦੀਨ-ਦਿਆਲ ਦੀ ਸ਼ਰਨ ਗਏ (ਕਿਸੇ ਹੋਰ ਉਪਾ ਰਾਹੀਂ 
ਨਹੀਂ _ਹੁੰਦੀ)। ਪ੍ਰੀਤ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੁੰਨਤ ਆਦਿ ਕਰਾਉਣ 
ਨਾਲ _ ਪਰਮਾਤਮਾ _ਪੁਸੰਨ _ਨਹੀਂ__ਹੁੰਦਾ। _੧00। 

ਸਾਰੇ ਦੀਪਾਂ ਨੂੰ _ਕਾਗਜ਼ _ਬਣਾ ਕੇ _ਅਤੇ _ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ, 
ਸਾਰੀ _ਬਨਸਪਤੀ ਨੂੰ _ਕਟ _ਕੇ _ਲਿਖਣ ਲਈ _ ਲੇਖਣ _ਸਾਮਗ੍ਰੀ (ਕਲਮਾਂ) _ਬਣਾ ਲਈਏ; 
ਸਰਸਵਤੀ ਦੇਵੀ ਖੁਦ ਬੋਲਣ ਵਾਲੀ _ਹੋਵੇ _ਅਤੇ _ ਕਰੋੜਾਂ _ਯੂਗਾਂ _ਤਕ _ ਗਣੇਸ਼ _ਦੇ ਹੱਥੀਂ 
(ਉਪਮਾ) ਲਿਖਵਾਈ ਜਾਏ (ਪਰ) ਕਾਲ ਦੀ ਕ੍ਰਿਪਾ ਤੋਂ ਬਿਨਾ, ਹੇ ਪੁ੍ਭੂ _! ਕੋਈ ਵੀ ਬੇਨਤੀ 
ਤੈਨੂੰ ਥੋੜਾ ਜਿੰਨਾ _ਵੀ _ਰਿਝਾ ਨਹੀਂ _ ਸਕਦੀ।੧0੧। 

#ਥੋ ਸੰ ਲਓ ਨਟਕ` ਯੁੰਨ ਏ' ਸੰ ਕਾਲ ਆ ਆੰ ਇਲ੍ਤੰਤ ਨਾਂ ਵਾਲਾ 
ਘਹਨਾ ਆਧਆ/ਏ ਸੰਹਰਨ ਹੁੰਦਾ ਹੈ ਸਭ ਲਭ _ਹ/5/ 


ਕਵੀ-ਬੰਸ ਦਾ ਵਰਣਨ 


(ਹੇ ਪੂਭੂ!) ਤੇਰੀ ਮਹਿਮਾ ਅਪਰ ਅਪਾਰ ਹੈ ਜਿਸ ਦਾ ਕੋਈ ਪਾਰ ਨਹੀਂ _ਪਾ_ਸਕਦਾ। 
(ਤੂੰ) ਦੇਵਤਿਆਂ _ਦਾ ਦੇਵਤਾ ਅਤੇ _ਰਾਜਿਆਂ _ਦਾ ਰਾਜਾ _ਹੈਂ। (ਤੂੰ) _ਦੀਨਾਂ _(ਵਿਚਾਰਿਆਂ) 
ਉਤੇ _ਦਇਆ _ ਕਰਨ _ਵਾਲਾ _ਅਤੇ _ਗ਼ਰੀਬਾਂ _ ਨੂੰ _ਵਡਿਆਉਣ _ਵਾਲਾ _ ਹੈਂ।੧। 


ਜੇ ਕਾਲ ਦੀ ਕ੍ਰਿਪਾ ਹੋਵੇ, ਤਾਂ ਗੁੰਗਾ ਛੇ ਸ਼ਾਸਤੁ ਉਚਾਰਨ ਲਗ ਜਾਂਦਾ ਹੈ, _ਪਿੰਗਲਾ 
ਪਰਬਤਾਂ ਉਤੇ ਚੜ੍ਹ ਜਾਂਦਾ ਹੈ, ਅੰਨ੍ਹਾ ਵੇਖਣ ਲਗ ਪੈਂਦਾ ਹੈ ਅਤੇ ਬੋਲਾ ਸੁਣਨ ਦੇ ਸਮਰਥ 
ਜਾਂਦਾ _ਹੈ।੨। 


ਟ 


ਹੇ ਪ੍ਰਭੂ _! ਮੇਰੀ ਤੁਛ ਬੁੱਧੀ ਵਿਚ ਕਿਥੋਂ (ਇਤਨੀ ਸ਼ਕਤੀ ਹੈ ਕਿ) ਤੇਰੀ ਮਹਿਮਾ 
ਦਾ ਕਥਨ _ਕਰ _ਸਕੇ। ਮੈਂ ਤੇਰੀ ਸਿਫ਼ਤ ਨਹੀਂ ਕਰ _ਸਕਦਾ। ਤੁਸੀਂ ਆਪ ਹੀ (ਮੇਰੇ ਲਿਖੇ 
ਇਸ) `ਬ੍ਰਿੰਤਾਂਤ ਨੂੰ ਸੁਧਾਰ _ਲਵੋ।੩। ਇਹ _ਕੀਟ (ਤੇਰੀ ਮਹਿਮਾ ਦਾ) ਕਿਥੋਂ ਤਕ ਬਖਾਨ 
ਕਰੇ। ਹੇ ਪ੍ਰਭੂ _! ਤੇਰੀ ਮਹਿਮਾ ਤੂੰ ਹੀ ਜਾਣਦਾ ਹੈਂ। ਜਿਵੇਂ ਪਿਤਾ ਦੇ ਜਨਮ ਦਾ ਭੇਦ 
ਪੁੱਤਰ ਨਹੀਂ _ਪਾ ਸਕਦਾ, _(ਉਸੇ ਤਰ੍ਹਾਂ) _ਤੇਰਾ ਭੇਦ (ਮੈਂ) ਕਿਵੇਂ ਦਸ ਸਕਦਾ ਹਾਂ। ੪। 


ਤੇਰੀ ਪੂਭਾ _ਦਾ _ਬਖਾਨ ਤੂੰ ਆਪ _ਹੀ ਕਰ _ਸਕਦਾ ਹੈ, ਹੋਰਨਾਂ ਤੋਂ (ਉਸ ਦਾ) 
ਵਰਣਨ ਨਹੀਂ ਕੀਤਾ ਜਾ _ਸਕਦਾ। _ਹੇ ਪ੍ਰਭੂ _! ਤੂੰ ਹੀ ਆਪਣੀ ਕ੍ਰਿਆ _(ਗਤਿਵਿਧੀ) ਨੂੰ 
ਜਾਣਦਾ ਹੈਂ। (ਮੈਂ ਉਸ ਦਾ) ਵਧ ਘਟ ਕਿਵੇਂ ਬਖਾਨ ਕਰ _ਸਕਦਾ ਹਾਂ। ੫। (ਤੂੰ) ਸ਼ੇਸ਼ਨਾਗ 
ਦੇ ਹਜ਼ਾਰ ਸਿਰ ਬਣਾਏ ਹਨ, (ਉਸ ਦੀਆਂ) ਦੋ ਹਜ਼ਾਰ _ਜੀਭਾਂ ਸੋਭ ਰਹੀਆਂ _ਹਨ। (ਉਹ) 
ਹੁਣ ਤਕ (ਤੇਰੇ) ਅਪਾਰ ਨਾਂਵਾਂ ਨੂੰ ਰਟ ਰਿਹਾ ਹੈ, ਫਿਰ ਵੀ (ਉਹ) ਤੇਰੇ ਨਾਂਵਾਂ ਦਾ ਅੰਤ 
ਨਹੀਂ ਪਾ ਸਕਿਆ ਹੈ। ੬। 


ਸੀ _ਦਸਮ-ਗ੍ਰੰਥ _ਸਾਹਿਬ 


ਤੁਮਰੀ ਕ੍ਰਿਆ ਕਹਾ ਕੋਊ ਕਹੈ। ਸਮਝਤ ਬਾਤ ਉਰਝਿ ਮਤਿ ਰਹੈ। 
ਸੂਛਮ ਰੂਪ ਨ ਬਰਨਾ ਜਾਈ। _ਬਿਰਧੁ ਸਰੂਪਹਿ ਕਹੋ _ਬਨਾਈ। _੭। 
ਤੁਮਰੀ ਪ੍ਰੇਮ ਭਗਤਿ ਜਬ ਗਹਿਹੋ। ਛੋਰਿ ਕਥਾ ਸਭ ਹੀ ਤਬ ਕਹਿ ਹੋ। 
ਅਬ ਮੈ ਕਹੋ ਸੁ ਅਪਨੀ ਕਥਾ। ਸੋਢੀ ਬੰਸ ਉਪਜਿਆ ਜਥਾ। ੮। 


ਦੰਹਰਾ 
ਪ੍ਰਥਮ ਕਥਾ ਸੰਛੇਪ ਤੇ ਕਹੋ ਸੁ ਹਿਤ ਚਿਤੁ ਲਾਇ। 
ਬਹੁਰਿ ਬਡੋਂ ਬ਼ਿਸਥਾਰ ਕੈ ਕਹਿਹੋ ਸਭੈ ਸੁਨਾਇ। ੯। 
ਦੱਖਣੀ 
ਪ੍ਰਿਥਮ ਕਾਲ ਜਬ _ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਟਿ ਉਪਾਰਾ। 
ਕਾਲਸੈਨ ਪੁਥਮੈ ਭਇਓ ਭੂਪਾ। ਅਧਿਕ ਅਤੁਲ ਬਲਿ ਰੂਪ _ਅਨੂਪਾ। ੧0। 
ਕਾਲਕੇਤੁ ਦੂਸਰ _ਭੂਅ ਭਇਓ। _ਕੂਰਬਰਸ" _ਤੀਸਰ ਜਗਿ _ਠਯੋ। 
ਕਾਲਧੁਜ ਚਤੁਰਥ ਨ੍ਰਿਪ ਸੋਹੈ। ਜਿਹ ਤੇ ਭਯੋ ਜਗਤ ਸਭ ਕੋ_ਹੈ। _੧੧। 


ਸਹਸਰਾਛ ਜਾ_ਕੋ_ਸੁਭ ਸੋਹੈ। ਸਹਸ ਪਾਦ ਜਾਕੇ ਤਨਿ ਮੋਹੈ। 

ਸੇਖ ਨਾਗ ਪਰ ਸੋਇਬੋ ਕਰੈ। ਜਗ ਤਿਹ ਸੇਖ ਸਾਇ ਉਚਰੈ। ੧੨। 

ਏਕ ਸੂਵਣ ਤੇ ਮੈਲ ਨਿਕਾਰਾ। ਤਾ ਤੇ ਮਧੂ _ਕੀਟਭ ਤਨ ਧਾਰਾ। 

ਦੁਤੀਆ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। ੧੩। 


ਤਿਨ ਕੋ ਕਾਲ ਬਹੁਰਿ ਬਧ ਕਰਾ। ਤਿਨ ਕੋ _ਮੇਦ ਸਮੁੰਦ ਮੋ ਪਰਾ। 

ਚਿਕਨ ਤਾਸ ਜਲ ਪਰ ਤਿਰ ਰਹੀ। ਮੇਧਾ ਨਾਮ ਤਬਹਿ ਤੇ ਕਹੀ। ੧੪। 
ਸਾਧ ਕਰਮ ਜੇ ਪੁਰਖ _ਕਮਾਵੈ। ਨਾਮ ਦੇਵਤਾ ਜਗਤ _ਕਹਾਵੈ। 

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰ ਹੀ। ੧੫। 


ਬਹੁ _ਬਿਸਥਾਰ ਕਹ ਲਗੈ _ਬਖਾਨੀਅਤ। ਗ੍ਰੰਥ _ਬਢਨ ਤੇ ਅਤਿ ਡਰੁ _ਮਾਨੀਅਤ। 
ਤਿਨ ਤੇ ਹੋਤ ਬਹੁਤ ਨ੍ਰਿਪ ਆਏ। _ਦਛ ਪ੍ਰਜਾਪਤਿ ਜਿਨ _ਉਪਜਾਏ। _੧੬। 
ਦਸ ਸਹੰਸ ਤਿਹਿ ਗ੍ਰਹਿ ਭਈ ਕੈਨਿਆ। ਜਿਹ ਸਮਾਨ ਕਹ ਲਗੈ ਨ ਅੰਨਿਆ। 
ਕਾਲ ਕ੍ਰਿਆ ਐਸੀ ਤਹ ਭਈ। ਤੇ ਸਭ _ਬਿਆਹ ਨਰੇਸਨ ਦਈ। _੧੭। 


ਦੰਹਰਾ 
ਬਨਤਾ ਕਦੂ _ਦਿਤਿ ਅਦਿਤਿ ਏ ਰਿਖ ਬਰੀ _ਬਨਾਇ। 
ਨਾਗ _ਨਾਗਰਿਪੁ ਦੇਵ ਸਭ _ਦਈਤ ਲਏ _ਉਪਜਾਇ। _੧੮। 


= ਘ= 


ਜੋ ਤਿਨ ਕੇ ਕਹਿ ਨਾਮ ਸੁਨਾਊ। ਕਥਾ ਬਢਨ ਤੇ ਅਧਿਕ ਡਰਾਊ। ੧੯। 


੧. 


“ਕੋਰਬਰਸ” 
ਟ 


ਬਚਿਤ੍ਰ _ ਨਾਟਕ ੬੪ 


ਤੇਰੀ ਕ੍ਰਿਆ ਦਾ ਕੋਈ ਕਿਥੋਂ _ਤਕ ਵਰਣਨ _ਕਰੇ। (ਤੇਰੀ) _ਗੱੌਲ ਸਮਝਣ _ਨਾਲ 
ਹੀ ਬੁੱਧੀ ਚਕਰਾ ਜਾਂਦੀ _ਹੈ। _(ਤੇਰੇ) ਸੂਖਮ _ਰੂਪ _ਦਾ _ਵਰਣਨ ਨਹੀਂ _ਕੀਤਾ _ਜਾ ਸਕਦਾ, 
(ਫਿਰ ਵੀ ਹਠ ਕਰਕੇ ਤੇਰੇ) ਵਿਰਾਟ ਰੂਪ _ਦਾ _ਕਥਨ _ਕਰਦਾ ਹਾਂ।੭। ਜਦੋਂ ਤੇਰੀ ਪ੍ਰੇਮ- 
ਭਗਤੀ ਪ੍ਰਾਪਤ ਹੋਵੇਗੀ, _ਤਦੋਂ _ਹੀ ਸਾਰੀ _ਕਥਾ _ਮੁਢੋਂ _ਕਹਾਂਗਾ। ਹੁਣ ਮੈਂ (ਕੇਵਲ) ਆਪਣੀ 
ਕਥਾ ਕਹਿੰਦਾ ਹਾਂ ਜਿਸ ਤਰ੍ਹਾਂ ਕਿ ਸੋਢੀ _ਬੰਸ (ਸੰਸਾਰ _ਵਿਚ) ਪੈਦਾ ਹੋਇਆ _ਹੈ।੮। 
ਦੰਹਰ” 

ਪਹਿਲਾਂ (ਮੈਂ) ਹਿਤ-ਚਿਤ _ਲਗਾ _ਕੇ ਸੰਖੇਪ ਵਿਚ _ਕਥਾ ਕਹਿੰਦਾ ਹਾਂ। ਫਿਰ ਵੱਡੇ 
ਵਿਸਤਾਰ _ ਨਾਲ _ ਸਭ _ ਨੂੰ ਸੁਣਾਵਾਂਗਾ।੯। 
ਚੱਪਣੰ/ 

ਜਦੋਂ _ਕਾਲ ਨੇ _ਸਭ ਤੋਂ ਪਹਿਲਾਂ ਪ੍ਰਸਾਰ ਕੀਤਾ, _ਤਦੋਂ ਓਅੰਕਾਰ ਤੋਂ ਸ੍ਰਿਸ਼ਟੀ ਨੂੰ 
ਪੈਦਾ ਕੀਤਾ। ਕਾਲ ਸੈਣ (ਨਾਂ ਦਾ) ਪਹਿਲਾ ਰਾਜਾ ਹੋਇਆ ਜੋ ਅਧਿਕ ਬਲ ਵਾਲਾ, _ਅਤੁੱਲ 
ਰੂਪ ਵਾਲਾ _ਅਤੇ _ਅਨੂਪਮ _ਸੀ। _੧0। ਕਾਲ _ਕੇਤ (ਨਾਂ ਦਾ) ਦੂਜਾ ਰਾਜਾ ਹੋਇਆ, ਜਗਤ 
ਵਿਚ _ ਤੀਜਾ _ (ਰਾਜਾ) _ਕੁਰਰ-ਬਰਸ ਪੈਦਾ _ਹੋਇਆ। _ ਕਾਲ _ਧੁਜ ਚੌਥਾ _ਰਾਜਾ _ ਸੁਸ਼ੋਭਿਤ 

ਜਿਸ 


%< 


ਤੋਂ ਜਗਤ _ਦਾ _ਸਭ ਕੁਝ _ਹੋਂਦ _ਵਿਚ _ਆਇਆ।੧੧। 
ਜਿਸ ਦੇ (ਸ਼ਰੀਰ ਉਤੇ) ਹਜ਼ਾਰ ਅਖਾਂ ਸ਼ੋਭਾ ਦਿੰਦੀਆਂ ਹਨ, ਜਿਸ ਦੇ ਸ਼ਰੀਰ ਉਤੇ 

ਹਜ਼ਾਰ ਪੈਰ ਮੌਜੂਦ ਹਨ, (ਜੋ) ਸ਼ੇਸ਼ਨਾਗ (ਦੀ ਸੇਜਾ) ਉਤੇ ਸੌਂਦਾ ਹੈ, ਉਸਨੂੰ ਜਗਤ _'ਸੇਖ 

ਸਾਇ” (ਸ਼ੇਸ਼ਸ਼ਈ) ਕਹਿੰਦਾ ਹੈ। _੧੨। (ਉਸ ਨੇ) ਇਕ ਕੰਨ ਤੋਂ ਮੈਲ ਕੱਢੀ, ਉਸ 

ਅਤੇ ਕੈਟਭ ਨੇ ਸ਼ਰੀਰ ਧਾਰਨ _ਕੀਤੇ। ਉਸ ਨੇ ਦੂਜੇ ਕੰਨ ਵਿਚੋਂ ਮੈਲ ਕੱਢੀ, ਉਸ 


ਨਾਂ _'ਮੇਧਾ” ਕਿਹਾ ਜਾਣ _ਲਗਿਆ। _੧੪। ਜੋ ਪੁਰਸ਼ _ਭਲੇ (“ਸਾਧ”) ਕਰਮ _ ਕਰਦਾ 
; ਉਹ ਦੇਵਤਾ ਨਾਂ ਨਾਲ ਜਾਣਿਆ ਜਾਂਦਾ ਹੈ। ਜਿਹੜਾ ਸੰਸਾਰ ਵਿਚ ਮਾੜੇ ਕਰਮ _ਕਰਦਾ 
, ਸਾਰੇ ਉਨ੍ਹਾਂ ਦਾ ਨਾਂ ਦੈੱਤ _('ਅਸੁਰ”) ਰਖ _ਦਿੰਦੇ _ਹਨ।੧੫। 

ਵਿਸਤਾਰ _ਬਹੁਤ ਹੈ, _ਕਿਥੋਂ _ਤਕ _ਬਖਾਨ _ਕਰਾਂ (ਕਿਉਂਕਿ) ਗ੍ਰੰਥ ਦੇ _ਵਧਣ ਦਾ 
ਬਹੁਤ ਡਰ _ਲਗਦਾ ਹੈ। ਉਨ੍ਹਾਂ ਤੋਂ (ਅਗੇ) _ਬਹੁਤ _ਰਾਜੇ _ਹੋਏ ਜਿਨ੍ਹਾਂ ਨੇ _ਦਕਸ਼ ਪ੍ਰਜਾਪਤੀ 
ਨੂੰ ਪੈਦਾ _ਕੀਤਾ। _੧੬। ਉਸ ਦੇ ਘਰ ਦਸ ਹਜ਼ਾਰ ਲੜਕੀਆਂ ਨੇ _ਜਨਮ _ਲਿਆ ਜਿਨ੍ਹਾਂ 
ਵਰਗੀ (ਸੁੰਦਰ) ਹੋਰ _ਕੋਈ ਨਹੀਂ ਲਗਦੀ _ਸੀ। ਉਦੋਂ _ਕਾਲ ਨੇ ਅਜਿਹੀ ਖੇਡ _ਵਰਤਾਈ 
(ਕਿ _ਉਸ ਨੇ) ਸਾਰੀਆਂ _ (ਲੜਕੀਆਂ) ਰਾਜਿਆਂ _ ਨੂੰ ਵਿਆਹ _ਦਿੱਤੀਆਂ।੧੭। 
ਦੰਹਰ” 

ਬਨਿਤਾ, _ਕਦਰੂ, _ਦਿਤਿ, _ਅਦਿਤਿ _ਚਾਰੇ (ਕਸ਼ਯਪ) _ਰਿਸ਼ੀ _ਨੇ _ਵਿਆਹ ਲਈਆਂ 
(ਜਿਨ੍ਹਾਂ ਤੋਂ) ਸਾਰੇ ਸੰਪ _(ਕਦਰੂ ਤੋਂ), _ਗਰੁੜ _(ਬਨਿਤਾ ਤੋਂ), ਦੇਵਤੇ _(ਅਦਿਤਿ ਤੋਂ) ਅਤੇ 
ਦੈਂਤ (ਦਿਤਿ ਤੋਂ) (ਰਿਸ਼ੀ ਨੇ) ਪੈਦਾ ਕਰ _ਲਏ।੧੮। 
ਚੱਪਣ/ 

ਉਨ੍ਹਾਂ (ਬੱਚਿਆਂ) ਵਿਚੋਂ ਕਿਸੇ ਨੇ ਸੂਰਜ ਦਾ ਰੂਪ _ਧਾਰਨ _ਕੀਤਾ 
ਬੰਸ ਦਾ ਵਿਸਤਾਰ ਹੋਇਆ। ਜੇ ਉਨ੍ਹਾਂ ਦੇ (ਬੰਸ਼ ਦੇ ਰਾਜਿਆਂ ਦੇ) ਨਾਂ 
ਦੇ _ਵਧਣ _ਦਾ ਬਹੁਤ _ਡਰ _ ਲਗਦਾ _ਹੈ। _੧੯। 


ਜਿਸ 
ਸੁਣਾਵਾਂ 


ਸੀ _ਦਸਮ-ਗ੍ਰੰਥ _ਸਾਹਿਬ 


ਤਿਨ ਕੇ ਬੰਸ ਬਿਖੈ ਰਘੁ ਭਯੋ। ਰਘੁ ਬੰਸਹਿ ਜਿਹ "ਜਗਹਿ ਚਲਯੋ” । 

ਤਾਤੇ ਪੁਤੁ ਹੋਤ ਭਯੋ ਅਜੁ ਬਰੁ। ਮਹਾ ਰਥੀ ਅਰੁ ਮਹਾ ਧਨੁਰਧਰ। ੨0। 
ਜਬ ਤਿਨ ਭੇਸ ਜੋਗ ਕੋ ਲਯੋ। ਰਾਜ ਪਾਟ ਦਸਰਥ ਕੋ _ਦਯੋ। 

ਹੋਤ ਭਯੋ ਵਹਿ ਮਹਾ ਧੁਨੁਰਧਰ। ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ। ੨੧। 


ਪ੍ਰਥਮ ਜਯੋ ਤਿਹ ਰਾਮੁ _ਕੁਮਾਰਾ। _ਭਰਥ _ਲਛਮਨ ਸਤਰ _ਬਿਦਾਰਾ। 
ਬਹੁਤ ਕਾਲ ਤਿਨ ਰਾਜ _ਕਮਾਯੋ। ਕਾਲ ਪਾਇ ਸੁਰ ਪੁਰਹਿ _ਸਿਧਾਯੋ। ੨੨। 
ਸੀਅ ਸੁਤ ਬਹੁਰਿ ਭਏ ਦੁਇ ਰਾਜਾ। ਰਾਜ ਪਾਟ ਉਨ ਹੀ ਕਉ ਛਾਜਾ। 
ਮਦ ਦੇਸ ਏਸੂਰਜਾ ਬਰੀ ਜਬ। _ਭਾਤਿ ਭਾਤਿ ਕੇ ਜਗ ਕੀਏ ਤਬ। ੨੩। 


ਤਹੀ ਤਿਨੈ _ਬਾਧੇ ਦੁਇ _ਪੁਰਵਾ। ਏਕ ਕਸੂਰ _ਦੁਤੀਯ ਲਹੁਰਵਾ। 
ਅਧਕ ਪੁਰੀ ਤੇ ਦੋਊ _ਬਿਰਾਜੀ। _ਨਿਰਖਿ _ਲੰਕ _ਅਮਰਾਵਤਿ _ਲਾਜੀ। ੨੪। 
ਬਹੁਤ ਕਾਲ ਤਿਨ ਰਾਜੁ _ਕਮਾਯੋ। ਜਾਲ ਕਾਲ ਤੇ ਅੰਤਿ ਫਸਾਯੋ। 
ਤਿਨ ਕੇ ਪੁਤ੍ਰ ਪੌਤ੍ਹ ਜੇ ਵਏ। ਰਾਜ ਕਰਤ ਇਹ ਜਗ ਕੋ ਭਏ। ੨੫। 


ਕਹਾ ਲਗੇ ਤੇ ਬਰਨ ਸੁਨਾਊਂ। ਤਿਨ ਕੇ ਨਾਮ ਨ ਸੈਖਿਆ ਪਾਊਂ। 
ਹੋਤ ਚਹੂੰ ਜੁਗ ਮੈ ਜੇ ਆਏ। ਤਿਨ ਕੇ ਨਾਮ ਨ ਜਾਤ ਗਨਾਏ। ੨੬। 
ਜੋ ਅਬ ਤਵ ਕਿਰਪਾ ਬਲ _ਪਾਊਂ। ਨਾਮ ਜਥਾ ਮਤਿ ਭਾਖਿ ਸੁਨਾਊਂ। 
ਕਾਲ ਕੇਤ ਅਰੁ ਕਾਲਰਾਇ _ਭਨਿ। ਜਿਨ ਕੇ ਭਏ ਪੁਤ ਘਰਿ ਅਨਗਨ। _੨੭। 


ਕਾਲ _ਕੇਤ ਭਯੋ ਬਲੀ _ਅਪਾਰਾ। _ਕਾਲਰਾਇ ਜਿਨਿ ਨਗਰ _ਨਿਕਾਰਾ। 
ਭਾਜਿ ਸਨੌਢ ਦੇਸਿ ਤੇ ਗਏ। ਤਹੀ ਭੂਪਜਾ ਬਿਆਹਤ ਭਏ। ੨੮। 

ਤਿਹ ਤੇ ਪੁਤ ਭਯੋ ਜੋ _ਧਾਮਾ। ਸੋਢੀ ਰਾਇ ਧਰਾ _ਤਿਹਿ ਨਾਮਾ। 

ਬੰਸ ਸਨੌਢ _ਤਦਿਨ ਤੇ ਥੀਆ। ਪਰਮ ਪਵਿਤ੍ਰ ਪੁਰਖ ਜੂ _ਕੀਆ। ੨੯। 

ਤਾ ਤੇ ਪੁਤ੍ਰ ਪੌਤ੍ਰ ਹੁਇ ਆਇ। ਤੇ ਸੋਢੀ ਸਭ ਜਗਤਿ ਕਹਾਏ। 

ਜਗ ਮੈ ਅਧਿਕ ਸੁ ਭਏ ਪ੍ਰਸਿਧਾ। ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ। ੩0। 
ਰਾਜ ਕਰਤ ਭਏ ਬਿਬਿਧ ਪੁਕਾਰਾ। ਦੇਸ ਦੇਸ ਕੇ ਜੀਤ ਨ੍ਿਪਾਰਾ। 

ਜਹਾ ਤਹਾ ਤਿਹ ਧਰਮ _ਚਲਾਯੋ। ਅਤ _ਪਤ੍ਹ _ਕਹ _ਸੀਸਿ ਢੁਰਾਯੋ। _੩੧। 


ਰਾਜਸੂਅ ਬਹੁ _ਬਾਰਨ _ਕੀਏ। _ਜੀਤਿ _ਜੀਤਿ ਦੇਸੇਸੂਰ ਲੀਏ। 

ਬਾਜਮੇਧ ਬਹੁ _ਬਾਰਨ ਕਰੇ। ਸਕਲ _ਕਲੂਖ ਨਿਜ ਕੁਲ ਕੇ ਹਰੇ। ੩੨। 
ਬਹੁਤ ਬੰਸ ਮੈ ਬਢੋ _ਬਿਖਾਧਾ। ਮੇਟ ਨ ਸਕਾ ਕੋਊ ਤਿਹ ਸਾਧਾ। 

ਬਿਚਰੇ ਬੀਰ ਬਨੈਤੁ _ਅਖੰਡਲ। ਗਹਿ ਗਹਿ ਚਲੇ _ਭਿਰਨ ਰਨ ਮੰਡਲ। ੩੩। 


੧. 


“ਜਗ _ਉਚਰਿਯੋ? 


ਬਚਿਤ੍ਰ _ ਨਾਟਕ ੬੫ 


ਉਸ (ਸੂਰਜ) ਦੇ ਬੰਸ ਵਿਚ ਰਘੂ (ਨਾਂ ਦਾ ਰਾਜਾ) ਹੋਇਆ ਜਿਸ ਤੋਂ ਜਗਤ ਵਿਚ 
ਰਘੂਬੰਸ ਚਲਿਆ। _ਉਸਦਾ _'ਅਜ”_ਨਾਂ ਦਾ ਸ੍ਰੇਸ਼ਨ ਪੁੱਤਰ ਪੈਦਾ ਹੋਇਆ ਜੋ _ਮਹਾਰਥੀ ਅਤੇ 
ਮਹਾਨ _ਧਨੁਸ਼ਧਾਰੀ ਸੀ।੨0। ਜਦੋਂ ਉਸ ਨੇ ਯੋਗ ਦਾ ਭੇਖ ਲਿਆ ਤਾਂ ਰਾਜ-ਪਾਟ (ਆਪਣੇ 
ਪੁੰਤਰ)) ਦਸ਼ਰਥ ਨੂੰ ਸੌਂਪ ਦਿੱਤਾ। ਉਹ _ਵੀ ਮਹਾਨ _ਧਨੁਸ਼ਧਾਰੀ ਸੀ, ਉਸ ਨੇ ਆਪਣੀ ਖੁਸ਼ੀ 
ਨਾਲ _ ਤਿੰਨ _ ਇਸਤਰੀਆਂ _ ਨਾਲ ਵਿਆਹ _ ਕੀਤਾ। _ ੨੧। 
ਪਹਿਲੀ (ਰਾਣੀ _ਕੌਸ਼ਲਿਆ) ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ _ਦਿੱਤਾ। (ਬਾਕੀ 
ਦੋ ਰਾਣੀਆਂ _ਕੈਕਈ _ਅਤੇ _ਸੁਮਿਤ੍ਰਾ ਨੇ) _ਭਰਤ, _ਲੱਛਮਣ _ ਅਤੇ _ ਸ਼ਤਰੂਘਨ _ (ਨੂੰ ਜਨਮ 
ਦਿੱਤਾ)। ਉਨ੍ਹਾਂ ਨੇ _ਬਹੁਤ _ਚਿਰ _ਤਕ _ਰਾਜ ਕਮਾਇਆ, _(ਪਰ) ਸਮਾਂ ਆਉਣ ਤੇ ਦੇਵ- 
ਗਏ। _੨੨। ਫਿਰ ਸੀਤਾ ਦੇ ਦੋਵੇਂ ਪੁੱਤਰ (ਲਵ ਅਤੇ ਕੁਸ਼) ਰਾਜਾ _ਬਣੇ 
ਅਤੇ _ਰਾਜ-ਪਾਟ ਉਨ੍ਹਾਂ ਨੂੰ ਬਹੁਤ ਫਸਿਆ। ਜਦੋਂ ਉਨ੍ਹਾਂ ਨੇ _ਮਦੂ ਦੇਸ਼ (ਪੰਜਾਬ) ਦੀਆਂ _ਰਾਜ- 
ਕੁਮਾਰੀਆਂ ਵਿਆਹੀਆਂ ਤਾਂ ਭਾਂਤ ਭਾਂਤ ਦੇ ਯੱਗ _ਕੀਤੇ _।੨੩। 
ਉਥੇ (ਪੰਜਾਬ ਵਿਚ) ਉਨ੍ਹਾਂ ਨੇ ਦੋ ਨਗਰ _ਵਸਾਏ (ਜਿਨ੍ਹਾਂ ਵਿਚੋਂ) ਇਕ ਦਾ ਨਾਂ 
ਦਾ ਨਾਂ ਲਾਹੌਰ _(ਲਵਪੁਰਾ-ਲਹੁਰਵਾ) _ਪਿਆ। _ਉਹ _ਦੋਵੇਂ ਨਗਰ _ ਬਹੁਤ 
ਸ਼ੋਭਾਸ਼ਾਲੀ ਸਨ (ਜਿਨ੍ਹਾਂ ` ਨੂੰ) ਵੇਖ ਕੇ ਲੰਕਾ _ਅਤੇ _ਅਮਰਾਵਤੀ _(ਇੰਦਰਪੁਰੀ) _ਵੀ _ਲਜਾਂਦੀਆਂ 
ਸਨ।੨੪। ਉਨ੍ਹਾਂ ਦੋਹਾਂ ਨੇ _ਬਹੁਤ ਸਮੇਂ ਤਕ _ਰਾਜ _ਕੀਤਾ, (ਪਰ) ਅੰਤ ਵਿਚ ਕਾਲ ਨੇ 
(ਉਨ੍ਹਾਂ ਨੂੰ ਆਪਣੇ) ਜਾਲ ਵਿਚ ਫਸਾ _ਲਿਆ। ਉਨ੍ਹਾਂ ਦੇ ਜੋ ਪੁੱਤਰ ਪੋਤਰੇ ਹੋਏ, ਉਹ ਵੀ 


=ਰ ਤੇ 


ਇਸ _ ਜਗਤ ਵਿਚ _ਰਾਜ _ ਕਰਦੇ _ਰਹੇ। _੨੫। 


ਕਿਥੋਂ _ਤਕ 
ਗਿਣਤੀ ਹੀ ਨਹੀਂ ਹੋ __ਸਕਦੀ। ਚੌਹਾਂ _ਯੂਗਾਂ ਵਿਚ ਜੋ (ਰਾਜੇ ਹੁੰਦੇ) ਆਏ, ਉਨ੍ਹਾਂ ਦੇ 
ਗਿਣਾਏ ਨਹੀਂ ਜਾ ਬਲ ਮੱ 


ਨਾਲ 
ਪੈਦਾ ਹੋਇਆ, ਉਸ ਦਾ ਨਾਂ ਸੋਢੀ ਰਾਇ ਰਖਿਆ। ਉਸ ਦਿਨ ਤੋਂ ਸਨੌਢ ਬੰਸ ਚਲਿਆ 
ਪਵਿਤਰ _ ਪੁਰਸ਼ _(ਪਰਮਾਤਮਾ) ਨੇ ਸਾਜਿਆ _ਸੀ। _੨੯। 

ਸੋਢੀ ਰਾਇ) ਤੋਂ ਜੋ ਪੁੰਤਰ ਪੋਤਰੇ ਹੁੰਦੇ ਆਏ, _ਉਹ (ਸਭ) ਜਗਤ _ਵਿਚ 
ਸੋਢੀ _ਅਖਵਾਏ। _ਜਗਤ _ਵਿਚ _ਉਹ ਬਹੁਤ ਪ੍ਰਸਿੱਧ ਹੋ ਗਏ ਅਤੇ ਉਨ੍ਹਾਂ ਦੇ _ਘਰ (ਦਿਨੋ 
ਦਿਨ) ਧਨ ਦਾ ਵਾਧਾ ਹੁੰਦਾ _ਰਿਹਾ। _੩0। (ਉਨ੍ਹਾਂ ਨੇ) ਅਨੇਕ ਤਰ੍ਹਾਂ _ਨਾਲ _ਰਾਜ _ਕੀਤਾ 
ਅਤੇ ਦੇ ਰਾਜੇ ਜਿੱਤ ਲਏ। ਜਿਥੇ ਕਿਥੇ ਉਨ੍ਹਾਂ ਨੇ ਧਰਮ ਦਾ ਵਿਸਤਾਰ ਕੀਤਾ 
ਅਤੇ _ਸਿਰ _ਉਤੇ ਛਤਰ _ਝੁਲਵਾਇਆ।੩੧। 

(ਉਨ੍ਹਾਂ ਨੇ) ਬਹੁਤ _ਵਾਰ _ਰਾਜਸੂਯ _ਯੌਂਗ _ਕੀਤੇ ਅਤੇ ਦੇਸ਼ਾਂ ਦੇ _ਸੁਆਮੀਆਂ (ਰਾਜਿਆਂ) 
ਜਿੱਤ _ਲਿਆ। (ਉਨ੍ਹਾਂ ਨੇ) ਬਹੁਤ ਵਾਰ _ਅਸ੍ਹਮੇਧ _ਯੌਂਗ _ਵੀ ਕੀਤੇ _ਅਤੇ ਆਪਣੀ _ਕੁਲ 
ਸਾਰੇ ਪਾਪ ਨਸ਼ਟ _ਕਰ _ਦਿੱਤੇ।੩੨। ਫਿਰ (ਉਨ੍ਹਾਂ ਦੀ) ਬੰਸ ਵਿਚ ਝਗੜਾ _ਬਹੁਤ ਵਧ 
ਜਿਸ ਨੂੰ ਕੋਈ ਵੀ ਭਲਾ ਪੁਰਸ਼ ਮੇਟ ਨ __ਸਕਿਆ। ਬਾਂਕੇ ਵੀਰ ਯੋਧਿਆਂ ਦੇ ਸਮੂਹ 
ਲਗੇ ਅਤੇ _ਸ਼ਸਤੂ _ਫੜ ਫੜ ਕੇ ਯੁੱਧ-ਭੂਮੀ ਨੂੰ ਤੁਰ _ਪਏ।੩੩। 


ਯੇ ਕੂ 


੬੬ ਸੀ _ਦਸਮ-ਗ੍ਰੰਥ _ਸਾਹਿਬ 


ਧਨ ਅਰੁ ਭੂਮਿ ਪੁਰਾਤਨ ਬੈਰਾ। ਜਿਨ ਕਾ ਮੂਆ ਕਰਤਿ ਜਗ _ਘੇਰਾ। 
ਮੋਹ ਬਾਦ ਅਹੰਕਾਰ ਪਸਾਰਾ। ਕਾਮ ਕ੍ਰੋਧ ਜੀਤਾ ਜਗ _ਸਾਰਾ। ੩੪। 


ਦੰਹਰਾ 
ਧਨਿ ਧਨਿ ਧਨ ਕੋ ਭਾਖੀਐ ਜਾ ਕਾ ਜਗਤੁ _ਗੁਲਾਮੁ। 
ਸਭ _ਨਿਰਖਤ ਯਾ _ਕੋ ਫਿਰੈ ਸਭ ਚਲ ਕਰਤ ਸਲਾਮ। ੩੫। 


ਚੱਪਣ? 
ਕਾਲ ਨ ਕੋਊ ਕਰਨ ਸੁਮਾਰਾ। _ਬੈਰ ਬਾਦ ਅਹੰਕਾਰ ਪਸਾਰਾ। 
ਲੋਭ ਮੂਲ ਇਹ ਜਗ ਕੋ_ਹੂਆ। ਜਾ_ਸੋ ਚਾਹਤ ਸਭੈ ਕੋ ਮੂਆ। ੩੬। 


/ਨ#ਹਟ _ਨਰਨਨ ਸਤ _ਲ਼ਠਮਆ ਸਤ) _2/ 93੭/ 
ਭੁਸ਼ੰਨਾ ਪੁਯਾਤ ਛੰਦ 
ਰਚਾ _ਬੈਰ ਬਾਦ ਬਿਧਾਤੇ ਅਪਾਰੰ। ਜਿਸੈ ਸਾਧਿ ਸਾਕਿਓ ਨ ਕੋਊ ਸੁਧਾਰੰ। 
ਬਲੀ ਕਾਮ ਰਾਯੰ ਮਹਾ ਲੋਭ ਮੋਹੰ। ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ। ੧। 
ਤਹਾ ਬੀਰ ਬੈਕੇ ਬਕੈ ਆਪ ਮਧੰ। ਉਠੇ ਸਸਤੁ ਲੈ ਲੈ ਮਚਾ ਜੁਧ ਸੁਧੰ। 
ਕਹੂੰ ਖਪਰੀ ਖੋਲ ਖੰਡੇ ਅਪਾਰੰ। ਮਚੈਂ” ਬੀਰ ਬੈਤਾਲ ਡਉਰੂ _ਡਕਾਰੰ। ੨। 


ਕਹੂੰ ਈਸ ਸੀਸੰ_ਪੁਐ ਰੁੰਡ ਮਾਲੰ। ਕਹੂੰ ਡਾਕ ਡਉਰੂ ਕਹੂੰਕੰ ਬਿਤਾਲੰ। 
ਚਵੀ ਚਾਵਡੀਅੰ ਕਿਲੰਕਾਰ ਕੰਕੰ। ਗੁਥੀ ਲੁਥ ਜੁਥੇ ਬਹੈ ਬੀਰ ਬੰਕੋਏ। ੩। 
ਪਰੀ ਕੁਟ ਕੁਟੰ ਰੁਲੇ ਤਛ ਮੁਛੰ। ਰਹੇ ਹਾਥ ਡਾਰੇ _ਉਭੈ “ਉਰਧ ਮੁਛੰ'। 
ਕਹੂੰ ਖੋਪਰੀ ਖੋਲ ਖਿੰਗੇ“ ਖਤੈਰੀ। ਕਹੂੰ ਖਤ੍ਰੀਅੰ ਖਗ ਖੇਤੰ ਨਿਖੰਗੰ। ੪। 


ਚਵੀ ਚਾਂਵਡੀ ਡਾਕਨੀ ਡਾਕ ਮਾਰੈ। ਕਹੂੰ _ਭੈਰਵੀ ਭੂਤ ਭੈਰੋਂ ਬਕਾਰੈ। 
ਕਹੂੰ ਬੀਰ ਬੈਤਾਲ ਬੈਕੇ ਬਿਹਾਰੈ। ਕਹੂੰ ਭੂਤ ਪ੍ਰੇਤੰ ਹਸੈ ਮਾਸਹਾਰੈ। ੫। 
ਰਸ਼ਾਵਲ ਛੰਦ 
ਮਹਾ ਬੀਰ _ਗਜੇ। ਸੁਣ ਮੇਘ ਲਜੇ। 
ਝੰਡਾ ਗਡ ਗਾਢੇ। ਮੰਡੇ ਰੋਸ ਬਾਢੇ। ੬। 


੧. 'ਸਾਂ” ੨. 'ਨਚੈ” ੩. 'ਕਾਕੰ” ੪. 'ਬਾਂਕੰ` ੫. “ਉਧ ਮੁਛੇ” ੬. 'ਖੰਗ” 


ਬਚਿਤ੍ਰ _ ਨਾਟਕ ੬ ੬ 


ਧਨ ਅਤੇ ਧਰਤੀ _ਦਾ ਪੁਰਾਣਾ ਵੈਰ ਹੈ ਜਿਨ੍ਹਾਂ ਦਾ ਘੇਰਿਆ ਹੋਇਆ _ਸਾਰਾ ਜਗਤ 
ਮਰ ਰਿਹਾ ਹੈ। ਮੋਹ ਅਤੇ ਹੰਕਾਰ ਹੀ (ਇਸ) ਝਗੜੇ ਦੇ ਪ੍ਰਸਾਰ (ਦੇ ਕਾਰਨ ਹਨ) ਅਤੇ 
ਕਾਮ-ਕ੍ਰੋਧ ਨੇ ਸਾਰਾ _ਜਗਤ _ ਜਿਤ _ਲਿਆ _ਹੈ।੩੪। 
ਦੰਹਰਾ 

ਧਨ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ _ਦਾ (ਸਾਰਾ) ਜਗਤ ਗੁਲਾਮ ਹੈ 
ਅਤੇ ਜਿਸ ਨੂੰ ਸਾਰੇ _ਝਾਕਦੇ ਫਿਰਦੇ ਹਨ ਅਤੇ _(ਧਨਵਾਨਾਂ ਦੇ ਘਰਾਂ ਨੂੰ) ਚਲ ਕੇ _ਪ੍ਰਨਾਮ 
ਕਰਦੇ _ਹਨ।੩੫। 


ਕਾਲ ਦਾ ਕੋਈ ਸ਼ੁਮਾਰ ਨਹੀਂ_ਹੈ ਜਿਸ ਨੇ ਵੈਰ, ਵਿਵਾਦ ਅਤੇ ਹੰਕਾਰ ਨੂੰ ਜਨਮ 
ਦਿੱਤਾ ਹੈ। ਲੋਭ ਇਸ ਜਗਤ ਦਾ ਮੂਲ (ਆਧਾਰ) ਬਣ ਗਿਆ ਹੈ ਜਿਸ ਦੀ ਚਾਹਤ ਕਰਕੇ 
ਸਭ _ ਮਰ _ ਰਹੇ _ਹਨ।੩੬। 

/ਏਥੋ ਗੀ ਲਾਝਤੂ ਨਾਟਕ ਕੁੱਲ ਦੇ ਸੁਭ ਕੰਨ ਭਰਨਨ” ਦੇ ਨਾਂ ਵਾਲ਼ਾ ਦੂਜਾ 
ਆੱਧਆਨੰਣ (ਸਰਨ ਹੁੰਦਾ 2? ਸਭ ਲਭ _ਹੰ/ _ ੨/ 5₹੭/ 

ਭੁਸ਼ੰਨਾ ਪੁਯਾਤ ਛੰਦ 

ਵਿਧਾਤਾ ਨੇ _ਕਈ ਤਰ੍ਹਾਂ ਦੇ ਵੈਰ ਅਤੇ ਵਿਵਾਦ ਰਚ ਦਿੱਤੇ ਜਿਸ ਨੂੰ ਕੋਈ ਸਾਧੂ 
ਪੁਰਸ਼ _(ਨੇਕ ਆਦਮੀ) ਸੁਧਾਰ ਨ _ਸਕਿਆ। _ਮਹਾਬਲੀ ਕਾਮ, ਲੋਭ, ਮੋਹ ਆਦਿ ਵਿਕਾਰਾਂ 
ਦੇ ਹਥਿਆਰਾਂ ਦੀ _ਮਾਰ ਤੋਂ ਭਲਾ _ਕੌਣ _ਸ਼ੂਰਵੀਰ ਬਚ _ਕੇ _ਗਿਆ ਹੈ?।੧। ਉਥੇ _(ਰਣ- 
ਭੂਮੀ ਵਿਚ) ਬਾਂਕੇ ਸੂਰਮੇ ਆਪਸ _ਵਿਚ _ਕੌੜੇ _ਬਚਨ _ਬੋਲ _ਰਹੇ _ਹਨ। _(ਉਹ) ਸ਼ਸਤ੍ਰ _ਲੈ 
ਲੈ ਕੇ ਉਠਦੇ ਹਨ ਅਤੇ ਘੋਰ ਯੁੱਧ _ਕਰਦੇ _ਹਨ। _ਕਿਤੇ _ਖਪਰੇ (ਚੌੜੇ _ਫਲ ਵਾਲਾ _ਤੀਰ), 
ਖੋਲ ਅਤੇ ਖੰਡੇ ਧਾਰਨ _ਕਰਨ ਵਾਲੇ (ਇਕ ਦੂਜੇ ਨੂੰ ਮਾਰ ਰਹੇ ਹਨ), ਕਿਤੇ ਬੀਰ _ਬੈਤਾਲ 
ਡਉਰੂ _ਵਜਾ _ਵਜਾ _ਕੇ ਨਚਦੇ _ਹਨ।੨। 


ਕਿਤੇ ਸ਼ਿਵ ਸਿਰਾਂ (ਰੁੰਡਾਂ) ਨੂੰ ਮਾਲਾ ਵਿਚ _ਪਰੋਂਦਾ _ਹੈ। _ਕਿਤੇ _ਡਾਕਣੀਆਂ _(ਊਲ 
ਜਲੂਲ) _ ਬੋਲਦੀਆਂ _ਹਨ ਅਤੇ _ਕਿਤੇ _ਬੈਤਾਲ _ਕੂਕਦੇ _ਹਨ। _ਕਿਤੇ _ਚਮੁੰਡਣਾਂ ਬੋਲਦੀਆਂ _ਹਨ 
ਗੁੱਥਮਗੁੱਥਾ ਹੋ ਰਹੀਆਂ _ਹਨ। _੩। ਬਹੁਤ _ਕੁਟ ਮਾਰ ਹੋਈ ਹੈ, (ਸੂਰਮਿਆਂ ਦੇ ਸ਼ਰੀਰਾਂ ਦੇ) 
ਟੋਟੇ ਰੁਲਦੇ _ਹਨ। (ਕਿਤੇ) ਦੋਵੇਂ ਹੱਥ ਮੁੱਛਾਂ ਉਤੇ _ਰਖੇ (ਹੋਇਆਂ ਮੁਰਦੇ ਯੁੱਧ-ਭੂਮੀ _ਵਿਚ 
ਰੁਲ ਰਹੇ _ਹਨ)। ਕਿਤੇ ਖੋਪੜੀ ਨੂੰ ਬਚਾਉਣ _ਵਾਲੇ _ਖੋਲ _ਅਤੇ _ਧਨੁਖ-ਬਾਣ _ਰੁਲ ਰਹੇ 
ਹਨ, ਕਿਤੇ ਸੂਰਬੀਰਾਂ _ਦੀਆਂ _ਤਲਵਾਰਾਂ _ਅਤੇ ਤੀਰਾਂ ਦੇ _ਭੱਥੇ _ਰੁਲ ਰਹੇ _ਹਨ। _੪। 

ਕਿਤੇ _ਚਮੁੰਡਣਾਂ ਬੋਲਦੀਆਂ _ਹਨ _ ਅਤੇ _ਡਾਕਣੀਆਂ _ਡਕਾਰਦੀਆਂ _ਹਨ। _ਕਿਤੇ _ਭੈਰਵੀ, 
ਭੂਤ ਅਤੇ _ਭੈਰੋ ਭੱਭਕਾਂ _ਮਾਰ _ਰਹੇ _ਹਨ। _ਕਿਤੇ _ਬੀਰ _ਬੈਤਾਲ ਆਕੜ ਕੇ _('ਬੰਕੇ') ਫਿਰਦੇ 
ਹਨ ਅਤੇ ਕਿਤੇ _ਭੂਤ-ਪ੍ਰੇਤ ਅਤੇ _ਮਾਸਹਾਰੀ ਜੀਵ _ਹਸ ਰਹੇ _ਹਨ। ੫। 
ਰਸ਼ਾਵਲ ਛੰਟਾ 

ਵਡੇ ਸੂਰਮੇ _ਗਜ _ਰਹੇ ਹਨ 
ਰਹੇ ਹਨ। (ਉਨ੍ਹਾਂ ਨੇ ਆਪਣੇ) ਝੰਡੇ ਪੱਕੀ ਤਰ੍ਹਾਂ 
ਵੈਰੀ ਦਲਾਂ ਦੇ ਸੂਰਮੇ) _ਰੋਹ _ਵਧਾ 


੬੭ 


ਸੀ _ਦਸਮ-ਗ੍ਰੰਥ ਸਾਹਿਬ 


ਕ੍ਰਿਪਾਣੰ ਕਟਾਰੰ। ਭਿਰੇ ਰੋਸ ਧਾਰੰ। 
ਮਹਾਬੀਰ ਬੰਕੰ। ਭਿਰੇ ਭੂਮਿ ਹੰਕੰ। ੭। 
ਮਚੇ ਸੂਰ ਸਸਤੂੰ। ਉਠੀ ਝਾਰ ਅਸਤੁੰ। 
ਕ੍ਰਿਪਾਣੰ ਕਟਾਰੰ। ਪਰੀ ਲੋਹ ਮਾਰੰ। ੮। 
ਭੁਸ਼ੰਨਾ ਪੁਯਤ ਛੰਦ 
ਹਲਬੀ _ਜੁਨਬੀ ਸਰੋਹੀ ਦੁਧਾਰੀ। 
ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ। 
ਕਹੂੰ ਸੈਹਥੀਅੰ ਕਹੂੰ ਸੁਧ _ਸੇਲੋ। 
ਕਹੂੰ ਸੇਲ ਸਾਂਗ ਭਲੀ ਰੇਲ ਪੇਲੋ। ੯। 
ਨਰਾਜ ਛੱਦ 
ਸਰੋਖ ਸੁਰ _ਸਾਜਿਐੰ। _ਬਿਸਾਰਿ ਸੰਕ _ਬਾਜਿਐੰ। 
ਨਿਸੰਕ _ਸਸਤ੍ਰ _ਮਾਰਹੀਂ। ਉਤਾਰਿ ਅੰਗ ਡਾਰਹੀਂ। _੧0। 
ਕਛੂ ਨ ਕਾਨ ਰਾਖੀਂ। ਸੁ ਮਾਰਿ ਮਾਰਿ ਭਾਖਹੀਂ। 
ਸੁ ਹਾਕ _ਹਾਠ ਰੇਲਿਯੰ। ਅਨੰਤ ਸਸਤੁ _ਝੇਲਿਯੰ। _੧੧। 


ਹਜਾਰ ਹੂਰਿ ਅੰਬਰੰ। ਬਿਰੁਧ ਕੈ ਸੁਅੰਬਰੰ। 
ਕਰੂਰ ਭਾਤ ਡੋਲਹੀ। ਸੁ _ਮਾਰੁ ਮਾਰ ਬੋਲਹੀ। ੧੨। 
ਕਹੂਕਿ ਅੰਗ _ਕਟੀਅੰ। ਕਹੂੰ _ਸਰੋਹ ਪਟੀਐੰ। 
ਕਹੂੰ _ਸਮਾਸ ਮੁਛੀਅੰ। ਗਿਰੇ ਸੁ ਤਛ ਮੁਛੀਅੰ। ੧੩। 


ਢਮਕ ਢੋਲ ਢਾਲਿਯੰ। ਹਰੋਲ ਹਾਲ ਚਾਲਿਯੰ। 

ਝਟਾਕ ਝਟ ਬਾਹੀਅੰ। ਸੁ ਬੀਰ ਸੈਨ ਗਾਹੀਅੰ। ੧੪। 
ਨਿਵੰ ਨਿਸਾਣ _ਬਾਜਿਅੰ। ਸੁ ਬੀਰ _ਧੀਰ _ਗਾਜਿਅੰ। 
ਕ੍ਰਿਪਾਲ ਬਾਣ _ਬਾਹੀ _ਹੀ। _ਅਜਾਤ ਅੰਗ ਲਾਹ _ਹੀ। _੧੫। 
ਬਿਰੁਧ ਕ੍ਰਧ _ਰਾਜਿਯੰ। ਨ ਚਾਰ ਪੈਰ ਭਾਜਿਯੰ। 

ਸੰਭਾਰਿ _ਸਸਤੁ _ਗਾਜ ਹੀ। ਸੁ ਨਾਦ ਮੇਘ ਲਾਜ ਹੀ। ੧੬। 
ਹਲੰਕ ਹਾਕ ਮਾਰ ਹੀ। ਸਰਕ ਸਸਤ੍ਰ ਝਾਰ ਹੀ। 

ਭਿਰੇ _ਬਿਸਾਰਿ ਸੋਕਿਯੰ। _ਸਿਧਾਰ ਦੇਵ _ਲੋਕਿਯੰ। _੧੭। 


ਰਿਸੇ ਬਿਰੁਧ ਬੀਰਿਯੰ। ਸੁ ਮਾਰਿ ਝਾਰਿ ਤੀਰਿਯੰ। 
ਸਬਦ ਸੰਖ ਬਜਿਯੰ। ਸੁ ਬੀਰ ਧੀਰ ਸਜਿਯੰ। ੧੮। 


ਬਚਿਤ੍ਰ _ ਨਾਟਕ ੬੭ 


(ਸੂਰਮੇ) ਰੋਸ ਵਧਾ ਕੇ _ਕ੍ਰਿਪਾਨਾਂ ਅਤੇ _ਕਟਾਰਾਂ ਨਾਲ _ਲੜਦੇ _ਹਨ। (ਅਨੇਕ) _ਬਾਂਕੇ 
ਮਹਾਨ ਯੋਧੇ ਧਰਤੀ ਨੂੰ _ਕੰਬਾਉਂਦੇ ਹੋਏ (ਇਕ _ਦੂਜੇ _ਨਾਲ) _ਭਿੜ _ਰਹੇ _ਹਨ।੭। ਸੂਰਮਿਆਂ 
ਅਤੇ _ਅੜਤ੍ਰਾਂ ਦੇ _ਚਲਣ ਨਾਲ _ਚਿਣਗਾਂ _ਨਿਕਲਣ _ ਲਗੀਆਂ 
ਲੋਹੇ (ਦੇ ਬਣੇ ਹੋਰ ਸ਼ਸਤ੍ਰਾਂ ਦੇ) ਖੂਬ ਪਰਹਾਰ ਹੋਏ _ਹਨ।੮। 
ਭੁਸ਼ੰਨਾ ਪੁਯਤ ਛੰਦ 

ਕਿਤੇ _ਹਲਬ _ਦੀ, _ਕਿਤੇ _ਜਨਬ _ਦੀ, _ਕਿਤੇ _ਸਰੋਹੀ ਤਲਵਾਰ ਅਤੇ _ਕਿਤੇ _ਦੋਧਾਰੀ 
ਤਲਵਾਰ, _ਕਿਤੇ _ ਛੁਰੀ, _ਕ੍ਰਿਪਾਨ ਅਤੇ _ਕਟਾਰ _(ਆਪਣੇ _ ਧਾਰਕਾਂ ਦੁਆਰਾ) ਕ੍ਰੋਧ _ ਨਾਲ 
ਵਾਹੀਆਂ _ਜਾ ਰਹੀਆਂ _ਹਨ। _ ਕਿਤੇ _ਸੈਹੌੱਥੀਆਂ ਨਾਲ _ਅਤੇ _ ਕਿਤੇ _ਨੇਜ਼ਿਆਂ ਨਾਲ _(ਲੜਾਈ 
ਹੋ ਰਹੀ ਹੈ) ਅਤੇ ਕਿਤੇ _ਨੇਜ਼ਿਆਂ ਅਤੇ _ਬਰਛੀਆਂ ਨਾਲ _ਧਕਮਧੌਂਕੀ _ਹੋ__ਰਹੀ _ਹੈ।੯। 
ਨਰਾਲ _ਛੰਟਾ 

ਰੋਹ ਨਾਲ ਸੂਰਮੇ ਸੱਜੇ ਹੋਏ ਹਨ ਅਤੇ ਸ਼ੰਕਾ ਨੂੰ ਭੁਲਾ ਕੇ ਖੂਬ _ਭਿੜ ਰਹੇ _ਹਨ। 
ਨਿਸੰਗ ਹੋ ਕੇ ਸ਼ਸਤ੍ਰ _ਮਾਰਦੇ _ਹਨ ਅਤੇ (ਵਿਰੋਧੀਆਂ _ਦੇ) ਅੰਗ _ਉਤਾਰਦੇ ਜਾ _ਰਹੇ 
ਹਨ।੧0। ਕਿਸੇ _ਦੀ ਕੋਈ ਪਰਵਾਹ _ਨਹੀਂ ਕਰਦੇ, _ਬਸ _ ਮਾਰੋ-ਮਾਰੋਂ _ਹੀ__ ਬੋਲਦੇ _ਹਨ। 
ਲਲਕਾਰਾ ਮਾਰ ਕੇ (ਵਿਰੋਧੀ ਨੂੰ) ਧੌਕ ਲੈ ਜਾਂਦੇ ਹਨ ਅਤੇ ਅਨੰਤ _ਸ਼ਸਤ੍ਰਾਂ ਦੇ ਵਾਰਾਂ ਨੂੰ 
ਸਹਿੰਦੇ _ਹਨ।੧੧। 

ਨੀਰਜ ਉਹ. ਹੀ ਇਨੀ (ਹੀ “ਚਰੀ ਹਸਤ, ਇਸੀ ਪੀ 

ਬਣਾ _ਕੇ _(ਵੀਰਗਤੀ ਪ੍ਰਾਪਤ _ਕਰਨ _ਵਾਲੇ ਸੂਰਮਿਆਂ ਨੂੰ _ ਵਰਦੀਆਂ _ ਹਨ)। 
(ਸੂਰਮੇ ਯੁੱਧ-ਭੂਮੀ _ਵਿਚ) ਭਿਆਨਕ _ਢੰਗ _ਨਾਲ _ਡੋਲਦੇ ਫਿਰਦੇ _ਹਨ ਅਤੇ (ਮੂੰਹੋਂ) _ਮਾਰੋ- 
ਬੋਲਦੇ _ਹਨ। _੧੨। ਕਿਸੇ ਦੇ ਅੰਗ _ਕਟੇ ਗਏ _ਹਨ। ਕਿਸੇ ਦੇ ਵਾਲ (ਸੁਰੋਹ) 
ਹਨ। _ਕਿਸੇ ਦਾ ਮਾਸ ਕਟਿਆ ਗਿਆ ਹੈ ਅਤੇ (ਕਿਤੇ ਕੋਈ) ਵਢਿਆ-ਟੁਕਿਆ 


ਢਾਲਾਂ ਤੇ ਢੋਲ _ਢੰਮ-ਢੰਮ ਵਜਦੇ ਹਨ ਅਤੇ (ਸੈਨਾ ਦੇ) ਮੂਹਰਲੇ (ਹਿੱਸੇ ਦੇ ਸੈਨਿਕ) 
ਮੌਜ-ਮਸਤੀ _ਵਿਚ _ਚਲ _ਰਹੇ _ਹਨ। _ਸੂਰਮੇ ਫੁਰਤੀ ਨਾਲ (ਹਥਿਆਰ) ਚਲਾਉਂਦੇ ਹਨ ਅਤੇ 
ਸੈਨਾ ਨੂੰ _ਗਾਹੁੰਦੇ _ਹਨ। _੧੪। _ਨਵੇਂ`_ਧੌਂਸੇ _ਵਜਦੇ _ਹਨ, _ਧੀਰਜਵਾਨ ਸੂਰਮੇ _ਗਜਦੇ _ਹਨ, 


ਕ੍ਰਿਪਾਨਾਂ ਅਤੇ ਤੀਰ ਚਲਾਉਂਦੇ _ਹਨ _ ਅਤੇ _ ਅਛੋਪਲੇ _ਹੀ _ ਅੰਗ _ਵੱਢ _ਸੁਟਦੇ _ਹਨ।੧੫। 

ਯੁੱਧ-ਭੂਮੀ (ਵਿਚ ਸੂਰਮੇ) ਕ੍ਰੋਧਿਤ ਹੋ ਕੇ _ਸ਼ੁਭਾਇਮਾਨ ਹਨ ਅਤੇ _ਚਾਰ _ਕਦਮ ਵੀ 
(ਇਧਰ-ਉਧਰ) _ਨਹੀਂ_ਭਜਦੇ। _ਸ਼ਸਤ੍ਰਾਂ ਨੂੰ _ਸੰਭਾਲ ਕੇ _ਗਜਦੇ _ਹਨ (ਉਨ੍ਹਾਂ ਦੇ ਗੱਜਣ ਦੀ) 
ਆਵਾਜ਼ ਨੂੰ ਸੁਣ ਕੇ _ਮੇਘ ਵੀ ਸ਼ਰਮਿੰਦੇ ਹੁੰਦੇ ਹਨ।੧੬। ਭਿਆਨਕ ਲਲਕਾਰੇ _ਮਾਰਦੇ _ਹਨ 
ਅਤੇ (ਨਾਲ _ਹੀ) _'ਸੜੱਕ` _ਦੀ ਆਵਾਜ਼ _ਕਰਦੇ ਸ਼ਸਤ੍ਰ _ਚਲਾ ਦਿੰਦੇ _ਹਨ। ਸੋਗ ਨੂੰ ਭੁਲਾ 


ਕੇ ਲੜਦੇ _ਹਨ ਅਤੇ _(ਵੀਰ-ਗਤੀ ਪਾ _ਕੇ) _ਸੁਅਰਗ _ਲੋਕ ਨੂੰ ਜਾਂਦੇ _ਹਨ। _੧੭। 
ਵਿਰੋਧੀ ਧਿਰਾਂ ਦੇ ਸੂਰਮੇ ਬਹੁਤ ਕ੍ਰੋਧਿਤ ਹਨ ਤੇ ਤੀਰਾਂ ਦੀ 

ਪੱਖ _ਵਾਲਿਆਂ ਨੂੰ) ਝਾੜ _ਦਿੰਦੇ _ਹਨ। ਸੰਖ _ਦੇ ਵਜਣ ਦੀ ਧੁਨ 

ਧੀਰਜ _ ਨਾਲ _ ਸੁਸਜਿਤ _ ਹੁੰਦੇ _ਹਨ। _ ੧੮। 


ਮਾਰ _ਨਾਲ _(ਪਰ- 
ਆਉਂਦੀ ਹੈ ਅਤੇ ਸੂਰਮੇ 


ਸੀ _ਦਸਮ-ਗੁੰਥ _ਸਾਹਿਬ 


ਰਸ਼ਾਵਲ ਛੰਦ 


ਉਠੈ ਨਦ ਨਾਦੰ। ਧੁਨ ਨ੍ਿਬਿਖਾਦੰ। ੨0। 
ਤੁਟੇ ਖਗ ਖੋਲੰ। ਮੁਖ ਮਾਰ ਬੋਲੰ। 
ਧਕਾ ਧੀਕ ਧਕੰ। ਗਿਰੇ ਹਕ ਬਕੰ। ੨੧। 
ਦਲੰ _ਦੀਹ ਗਾਹੰ। ਅਧੋ ਅੰਗ ਲਾਹੰ। 
ਪ੍ਰਯੋਘੰ ਪ੍ਰਹਾਰੰ। ਬਕੈ ਮਾਰ ਮਾਰੰ। ੨੨। 


ਨਦੀ ਰਕਤ ਪੂਰੰ। ਫਿਰੀ ਗੈਣਿ ਹੂਰੰ। 
ਗਜੇ _ਗੈਣਿ _ਕਾਲੀ। _ਹਸੀ _ਖਪਰਾਲੀ। _੨੩। 
ਮਹਾ ਸੂਰ ਸੋਹੰ। ਮੰਡੇ ਲੋਹ ਕ੍ਰੋਹੰ। 

ਮਹਾ ਗਰਬ _ਗਜਿਯੰ। ਧੁਣੰ ਮੇਘ ਲਜਿਯੰ। 


ਛਕੇ ਲੋਹ ਛਕੰ। ਮੁਖੰ ਮਾਰ ਬਕੰ। 

ਮੁਖੰ ਮੁਛ ਬੰਕੰ। ਭਿਰੇ ਛਾਡ ਸੰਕੰ। ੨੫। 
ਹਕੰ ਹਾਕ _ਬਾਜੀ'। ਘਿਰੀ ਸੈਣ ਸਾਜੀ”। 
ਚਿਰੇ ਚਾਰ ਢੂਕੇ। ਮੁਖੰ ਮਾਰ ਕੂਕੇ। ੨੬। 


ਰੁਕੇ ਸੂਰ ਸੰਗੰ। ਮਨੋ ਸਿੰਧੁ ਗੰਗੰ। 

ਢਹੇ ਢਾਲ ਢਕੰ। ਕ੍ਰਿਪਾਣ ਕੜਕੰ। _੨੭। 
ਹਕੰ ਹਾਕ _ਬਾਜੀ। ਨਚੇ ਤੁੰਦ ਤਾਜੀ। 

ਰਸੰ_ਰੁਦੂ ਪਾਗੇ। ਭਿਰੇ ਰੋਸ ਜਾਗੇ। ੨੮। 


ਗਿਰੇ ਸੁਧ ਸੇਲੰ। ਭਈ ਰੇਲ ਪੇਲੰ। 
ਪਲੰਹਾਰ ਨਚੇ। ਰਣੰ ਬੀਰ ਮਚੇ। _੨੯। 
ਹਸੇ ਮਾਸਹਾਰੀ। _ਨਚੇ ਭੂਤ _ਭਾਰੀ। 
ਮਹਾ ਢੀਠ ਢੂਕੇ। ਮੁਖੰ ਮਾਰ ਕੂਕੇ। ੩0। 
ਗਜੈ _ਗੈਣ ਦੇਵੀ। ਮਹਾ ਅੰਸ ਭੇਵੀ। 
ਭਲੇ ਪੂਤ ਨਾਚੰ। ਰਸੰ_ਰੁਦੂ ਰਾਚੰ। ੩੧। 
ਭਿਰੈ ਬੈਰ ਰੁਝੈ। ਮਹਾ ਜੋਧ ਜੁਝੈ। 
ਝੰਡਾ ਗਡ ਗਾਢੇ। ਬਜੇ ਬੈਰ ਬਾਢੇ। ੩੨। 
ਗਜੰ_ਗਾਹ _ਬਾਧੇ। ਧਨੁਰ ਬਾਨ _ਸਾਧੇ। 
ਬਹੇ ਆਪ ਮਧੰ। ਗਿਰੇ ਅਧ ਅਧੰ। ੩੩। 


ਬਚਿਤ੍ਰ _ ਨਾਟਕ ੬੮ 


ਰਸ਼ਾਫਲ ਛੰਟਾ 

ਬਿਗਲ ਅਤੇ ਸੰਖ _ਵਜ ਰਹੇ _ਹਨ। ਵੱਡੇ ਸੂਰਮੇ ਸਜ ਰਹੇ _ਹਨ। ਤੇਜ਼ ਚਾਲ ਵਾਲੇ 
ਘੋੜੇ _ਨਚ _ਰਹੇ _ਹਨ ਅਤੇ _ਧਰਮ-ਵੀਰ _ਸੂਰਮੇ ਮਸਤ _ਹੋਏ ਫਿਰ ਰਹੇ _ਹਨ। _੧੯। ਤੇਜ਼ 
ਤਲਵਾਰਾਂ _ਚਮਕ _ ਰਹੀਆਂ _ਹਨ, _ਮਾਨੋ ਬਿਜਲੀ _ਤੇਜ਼ੀ _ਨਾਲ _ਚਲ ਰਹੀ _ਹੋਵੇ। _ਧੌਂਸਿਆਂ 
(ਨਦ) ਦੀ ਆਵਾਜ਼ ਆ ਰਹੀ ਹੈ। ਇਹ ਧੁਨ ਨਿਰੰਤਰ (ਸੁਣਾਈ ਦੇ ਹੈ)। ੨0। 


ਰਹੀ 

(ਕਿਤੇ) ਤਲਵਾਰਾਂ ਅਤੇ ਸਿਰ _ਦੇ ਖੋਲ ਟੁੱਟੇ ਪਏ ਹਨ, (ਕਿਤੇ ਸੁਰਮੇ) ਮੁੰਹ ਤੋਂ 
ਮਾਰੋ-ਮਾਰੋ ਬੋਲ ਰਹੇ _ਹਨ। _ਕਿਤੇ _ਧਕਮਧੌਕੀ ਹੋ ਰਹੀ ਹੈ, ਕਿਤੇ ਹੱਕੇ-ਬੌਕੇ ਹੋਏ (ਸੂਰਮੇ) 
ਡਿਗੇ _ਹੋਏ _ਹਨ।੨੧। (ਕਿਤੇ) ਵੱਡਿਆਂ ਦਲਾਂ ਨੂੰ _ਲਤਾੜਿਆ ਜਾ ਰਿਹਾ ਹੈ, (ਕਿਤੇ) ਅੱਧੇ 
ਅੰਗ _ਵਢੇ ਜਾ ਰਹੇ ਹਨ, (ਕਿਤੇ ਵੀਰ) ਲੋਹੇ ਦੀ ਗਦਾ ਮਾਰਦੇ ਹਨ ਅਤੇ (ਕਿਤੇ) ਮਾਰੋ- 
ਮਾਰੋ _ ਕਹਿੰਦੇ _ਹਨ।੨੨। 

ਲਹੂ _ਨਾਲ _ਨਦੀ _ਭਰ _ਗਈ ਹੈ, ਆਕਾਸ਼ _ਵਿਚ ਹੂਰਾਂ _ਵਿਚਰਦੀਆਂ _ਹਨ। _ਕਾਲੀ 
ਦੇਵੀ ਆਸਮਾਨ ਵਿਚ _ਗਜ ਰਹੀ ਹੈ ਅਤੇ _ਖੌਪਰ _ਭਰ _ਕੇ ਪੀਣ ਵਾਲੀਆਂ _(ਕਲਜੋਗਣਾਂ) 
ਹਸਦੀਆਂ _ਹਨ।੨੩। _ਵੱਡੇ ਸੂਰਮੇ _ਸੋਭਦੇ _ਹਨ, _ਜੋ ਜੰਗ _ਵਿਚ ਕ੍ਰੋਧ _ਨਾਲ _ਭੜਕੇ _ਹੋਏ 
ਹਨ। ਵੱਡੇ ਹੰਕਾਰ ਨਾਲ _ਗਜਦੇ ਹਨ (ਜਿਨ੍ਹਾਂ ਦੀ) ਆਵਾਜ਼ (ਸੁਣ ਕੇ) ਬਦਲ ਵੀ ਸ਼ਰਮਿੰਦਾ 
ਹੁੰਦਾ ਹੈ।੨੪। 


(ਸੂਰਮੇ) _ਸ਼ਸਤ੍ਰਾਂ ਦੀ _ਸਾਜ _ਸਜਾਵਟ _ਨਾਲ ਸੱਜੇ ਹੋਏ ਹਨ ਅਤੇ ਮੂੰਹ ਤੋਂ _ਮਾਰੋ- 
ਮਾਰੋ ਬੋਲਦੇ _ਹਨ। (ਸੂਰਮਿਆਂ ਦੇ) ਮੂੰਹ ਉਤੇ _ਕੁੰਡਲੀਆਂ ਮੁੱਛਾਂ ਹਨ ਅਤੇ _ਨਿਸੰਗ ਹੋ _ ਕੇ 
ਲੜ ਰਹੇ __ਹਨ। _੨੫। (ਯੋਧਿਆਂ ਨੇ) ਘੋੜਿਆਂ (ਬਾਜੀ) ਨੂੰ ਹਕ ਕੇ ਸੈਨਾ ਨੂੰ ਘੇਰ _ਲਿਆ 

ਅਤੇ ਹ੍ 


ਹੈ, ਚਿੜ੍ਹੇ ਹੋਏ (ਸੂਰਮੇ) ਚੌਹਾਂ ਪਾਸਿਆਂ ਤੋਂ _ਢੁਕ ਰਹੇ ਹਨ 
ਰਹੇ _ਹਨ। _੨੬। 
ਹੋਵੇ। _(ਕਈ) _ਢਾਲਾਂ _ਦੇ _ਓਹਲੇ ਲੁਕ _ਗਏ _ਹਨ ਅਤੇ (ਢਾਲ _ਉਤੇ _ਵਜਣ _ ਕਾਰਨ) 
ਕ੍ਰਿਪਾਨਾਂ ਨੂੰ _ਕੜਕਾ ਦਿੰਦੇ _ਹਨ। _੨੭। ਘੋੜਿਆਂ ਨੂੰ ਲਲਕਾਰਿਆ ਜਾਂ _ਹੌਕਿਆ ਜਾ ਰਿਹਾ 
ਹੈ, ਉਹ ਤੇਜ਼ ਚਾਲ ਵਾਲੇ ਘੋੜੇ _ਨਚਦੇ _ਹਨ। (ਸੂਰਮੇ) _ਰੌਦਰ ਰਸ _ਵਿਚ ਰੰਗੇ ਹੋਏ ਹਨ 
ਅਤੇ _ਕ੍ਰੋਧਿਤ ਹੋਣ `ਤੇ _ਲੜ _ਰਹੇ _ਹਨ।੨੮। 

ਤਿਖੇ ਨੇਜ਼ਿਆਂ ਨਾਲ (ਸੂਰਮੇ) _ਡਿਗੇ ਪਏ _ਹਨ ਅਤੇ (ਉਨ੍ਹਾਂ ਵਿਚ) ਧਕਮਧੌਂਕੀ ਹੋ 
ਰਹੀ ਹੈ। _ਮਾਸਾਹਾਰੀ ਜੀਵ _ਨਚ ਰਹੇ ਹਨ ਅਤੇ ਯੁੱਧ ਵਿਚ ਸੂਰਮੇ ਚਾਉ ਨਾਲ ਜੁਟੇ ਹੋਏ 
ਹਨ।੨੯। ਮਾਸ ਖਾਣ ਵਾਲੇ ਹਸ ਰਹੇ ਹਨ ਅਤੇ ਵਡੇ ਭੂਤ ਨਚ _ਰਹੇ _ਹਨ। ਬਹੁਤੇ ਨਿਡਰ 
(ਯੋਧੇ _ਭਿੜਨ ਲਈ) ਉਲ੍ਹਰੇ ਹੋਏ ਹਨ ਅਤੇ ਮੁਖ ਵਿਚੋਂ _ਮਾਰੋ-ਮਾਰੋ ਬੋਲ ਰਹੇ _ਹਨ। _੩0। 

ਆਕਾਸ਼ ਵਿਚ ਦੇਵੀ ਗਜ ਰਹੀ ਹੈ ਜੋ ਮਹਾਕਾਲ ਤੋਂ ਪੈਦਾ ਹੋਈ ਹੈ (ਅਰਥਾਤ 
ਮਹਾਕਾਲ ਦੀ ਸ਼ਕਤੀ ਹੈ)। ਭੂਤ ਚੰਗੀ ਤੜ੍ਹਾਂ ਨਚ ਰਹੇ ਹਨ ਅਤੇ ਰੌਦਰ ਰਸ _ਵਿਚ ਮਗਨ 
ਹਨ।੩੧। (ਵੀਰ ਸੈਨਿਕ) ਵੈਰ ਨਾਲ _ਭਰੇ- ਭਿੜ ਰਹੇ ਅਤੇ ਵੱਡੇ ਯੋਧੇ ਜੂਝ _ਰਹੇਂ _ਹਨ। 
ਦ੍ਰਿੜ੍ਹਤਾ ਨਾਲ ਝੰਡੇ ਗਡ ਰਹੇ ਹਨ ਅਤੇ ਵਧਾ ਕੇ ਲਲਕਾਰੇ ਮਾਰ ਰਹੇ _ਹਨ।੩੨। 

ਸਿਰ ਉਤੇ _ਭੂਖਣ ਸਜਾਏ _ਹੋਏ ਅਤੇ _ਤੀਰ-ਕਮਾਨਾਂ _ਸਾਧੀਆਂ _ਹੋਈਆਂ _ਹਨ। 

ਅਤੇ ਅੱਧੇ 


ਪੀਤੇ 
ਵੈਰ 
ਹਨ 
ਆਪਸ ਵਿਚ (ਤੀਰ) ਚਲਾਉਂਦੇ ਹਨ ਅੱਧੇ ਟੁਕੜੇ ਹੋ ਕੇ ਡਿਗ ਪੈਂਦੇ ਹਨ।੩੩। 


੬੯ 


ਸੀ _ਦਸਮ-ਗ੍ਰੰਥ ਸਾਹਿਬ 


ਗਜੰ ਬਾਜ ਜੁਝੈ। ਬਲੀ ਬੈਰ ਰੁਝੈ। 

ਨ੍ਰਿਭੈ ਸਸਤੁ _ਬਾਹੈ। ਉਭੈ ਜੀਤ ਚਾਹੈ। ੩੪। 
ਗਜੇ ਆਨਿ ਗਾਜੀ। ਨਚੇ ਤੁੰਦ ਤਾਜੀ। 

ਹਕੰ ਹਾਕ _ਬਜੀ। ਫਿਰੈ ਸੈਨ ਭਜੀ। ੩੫। 


ਮਦੌ ਮਤ ਮਾਤੇ। ਰਸੰ_ਰੁਦੂ ਰਾਤੇ। 
ਗਜੰ ਜੂਹ ਸਾਜੇ। ਭਿਰੇ ਰੋਸ ਬਾਜੇ। ੩੬। 
ਝਮੀ ਤੇਜ ਤੇਗੰ। ਘਣੰ ਬਿਜ ਥੇਗੰ। 
ਬਹੈ ਬਾਰ ਬੈਰੀ। ਜਲੰ ਜਿਉ ਗੈਗੈਰੀ। ੩੭। 
ਅਪੋ ਆਪ ਬਾਹੰ। ਉਭੈ ਜੀਤ ਚਾਹੰ। 
ਰਸੰ_ਰੁਦੂ ਰਾਤੇ। ਮਹਾ ਮਤ ਮਾਤੇ। ੩੮। 


ਭਜ਼ੱਨ ਛੱਟ 
ਮਚੇ ਬੀਰ ਬੀਰ ਅਭੂਤੰ _ਭਯਾਣੰ। _ਬਜੀ _ਭੇਰਿ ਭੰਕਾਰ ਧੁਕੇ ਨਿਸਾਨੰ। 
ਨਵੰ ਨਦ ਨੀਸਾਣ ਗਜੇ ਗਹੀਰੰ। ਫਿਰੈ ਰੁੰਡ ਮੁੰਡ ਤਨੌ ਤਛ ਤੀਰੰ। ੩੯। 


ਬਹੇ ਖਗ ਖੇਤੰ ਖਿਆਲੰ ਖਤੰਗੰ। ਰੁਲੇ ਤਛ ਮੁਛੰ ਮਹਾ ਜੋਧ ਜੰਗੰ। 
ਬੈਧੈ ਬੀਰ _ਬਾਨਾ ਬਡੇ _ਐਠਿਵਾਰੇ। ਘੁਮੈ ਲੋਹ ਘੁਟੰ ਮਨੋ ਮਤਵਾਰੇ। ੪0। 


ਉਠੀ ਸਮਰਿ ਸਾਰ ਬਜਿਯੰ। ਕਿਧੋ ਅੰਤ ਕੇ ਕਾਲ ਕੋ _ ਮੇਘ ਗਜਿਯੰ। 


ਕੂਹ ਜੂਹੰ 
ਭਈ ਤੀਰ _ਭੀਰੰ ਕਮਾਣੰ ਕੜਕਿਯੰ। _ਬਜੇ ਲੋਹ ਕ੍ਰੋਹੰ ਮਹਾ ਜੈਗਿ ਮਚਿਯੰ। ੪੧। 


ਬਿਰਚੇ ਮਹਾ ਜੁਧ ਜੋਧਾ _ਜੁਆਣੈ। ਖੁਲੇ `ਖਗ _ਖਤ੍ਰੀ ਅਭੂਤੰ _ਭਯਾਣੰ। 
ਬਲੀ ਜੁਝ ਰੁਝੈ ਰਸੰ ਰੁਦੂ ਰਤੇ। ਮਿਲੇ ਹਥ ਬਖੰ ਮਹਾ ਤੇਜ ਤਤੇ। ੪੨। 


ਝਮੀ ਤੇਜ ਤੇਗੰ ਸੁ ਰੋਸੰ ਪੁਹਾਰੰ। ਰੁਲੇ ਰੁੰਡ ਮੁੰਡੰ ਉਠੀ ਸਸਤੁ ਝਾਰੰ। 
ਬਬਕੰਤ _ਬੀਰੰ _ਭਭਕੰਤ ਘਾਯੰ। ਮਨੋ ਜੁਧ _ਇੰਦੁੰ ਜੁਟਿਓ ਬ੍ਰਿਤਰਾਯੰ। ੪੩। 


ਮਹਾ ਜੁਧ ਮਚਿਯੰ ਮਹਾ ਸੂਰ ਗਾਜੇ। ਆਪੇ ਆਪ ਮੈ ਸਸਤ੍ਰ ਸੋਂ _ਸਸਤ੍ _ਬਾਜੇ। 
ਉਠੇ ਝਾਰ ਸਾਂਗੰ _ਮਚੇ ਲੋਹ ਕ੍ਰੋਹੰ। ਮਨੋ ਖੇਲ ਬਾਸੰਤ ਮਾਹੰਤ ਸੋਹੰ। ੪੪। 


ਬਚਿਤ੍ਰ _ ਨਾਟਕ ੬੯ 


ਹਾਥੀ ਅਤੇ ਘੋੜੇ _ਵੀ ਜੂਝ ਰਹੇ _ਹਨ ਅਤੇ _ਸੂਰਵੀਰ ਵੀ ਵੈਰ ਵਿਚ _ਰੁਝੇ ਹੋਏ 
ਹਨ। ਨਿਰਭੈ ਹੋਕੇ ਸ਼ਸਤ੍ਰ ਚਲਾਉਂਦੇ ਹਨ ਅਤੇ ਦੋਹਾਂ (ਪਾਸਿਆਂ ਦੇ ਸੂਰਮੇ ਆਪਣੀ ਹੀ) 
ਜਿਤ ਚਾਹੁੰਦੇ _ਹਨ।੩੪। _ ਅਣਖ _ਵਾਲੇ _ਸੂਰਮੇ _ਗਜ _ਰਹੇ _ਹਨ। _ਤਿਖੀ ਚਾਲ _ਵਾਲੇ ਘੋੜੇ 
ਨਚ ਰਹੇ _ਹਨ। ਲਲਕਾਰੇ ਤੇ _ਲਲਕਾਰਾ ਵਜ ਰਿਹਾ ਹੈ _ਅਤੇ ਸੈਨਾ (ਇਧਰ ਉਧਰ) _ਭਜੀ 
ਫਿਰਦੀ _ਹੈ। _ ੩੫। 
(ਸੂਰਮੇ) ਸ਼ਰਾਬ ਨਾਲ _ਮਸਤੇ ਹੋਏ _ਹਨ। ਰੌਦਰ ਰਸ _ਵਿਚ ਪੂਰੀ ਤਰ੍ਹਾਂ ਮਗਨ _ਹਨ। 
ਝੁ ਹਨ ਅਤੇ ਵਧਾ ਕੇ ਭਿੜ ਰਹੇ ਹਨ।੩੬। ਤੇਜ਼ ਤਲਵਾਰਾਂ ਇਸ 
ਤਰ੍ਹਾਂ ਚਮਕ ਰਹੀਆਂ _ਹਨ _ਜਿਵੇਂ _ਬਦਲਾਂ ਵਿਚ ਬਿਜਲੀ ਦੀ ਚਾਲ ਹੋਵੇ। ਵੈਰੀਆਂ ਦੇ ਘੋੜੇ 
ਇਉਂ ਨਸੇ ਫਿਰਦੇ _ਹਨ ਜਿਉਂ ਜਲ _ ਉਤੇ _ਗੰਗੈਰੀ (ਜਲ _ਜੁਲਾਹਾ) _ਭਜਿਆ _ ਫਿਰਦਾ 
ਹੈ।੩੭। ਆਪਸ ਵਿਚ _(ਆਹਮੋ ਸਾਹਮਣੇ ਸ਼ਸਤ੍ਰ) ਚਲਾਉਂਦੇ _ਹਨ। _ ਦੋਵੇਂ ਪਾਸੇ (ਆਪਣੀ 
ਆਪਣੀ) ਜਿਤ ਚਾਹੁੰਦੇ ਹਨ। _ਰੌਦਰ ਰਸ ਵਿਚ ਰਤੇ ਹੋਏ ਹਨ। (ਨਸ਼ੇ ਵਿਚ) ਬਹੁਤ ਮਸਤ 
ਹੋਏ ਹੋਏ _ਹਨ। _੩੮। 
ਭਜ਼ੱਨ ਛੱਟ 

ਸੂਰਮੇ ਸੂਰਮਿਆਂ ਨਾਲ _ਲੜਦੇ ਹੋਏ ਅਲੌਕਿਕ _ਅਤੇ _ਭਿਆਨਕ _ਹੋ__ਗਏ _ਹਨ। 
ਵਜਦੀਆਂ _ ਭੇਰੀਆਂ _ਦੀ _ਭੁੰਕਾਰ ਅਤੇ _ਧੌਂਸਿਆਂ _ਦੀ _(ਧੁੰਕਾਰ) _ਸੁਣਾਈ ਦਿੰਦੀ _ਹੈ। ਨਵੇਂ 
ਧੌਂਸਿਆਂ ਦੇ ਵਜਣ ਨਾਲ _ਗੰਭੀਰ ਸ਼ਬਦ _ਨਿਕਲਦਾ ਹੈ ਅਤੇ ਰੁੰਡ, ਮੁੰਡ ਅਤੇ _ਤੀਰਾਂ ਨਾਲ 
ਪੱਛੇ _ਹੋਏ _ਸ਼ਰੀਰ _(ਯੁੱਧ-ਭੂਮੀ _ਵਿਚ _ਇਧਰ _ ਉਧਰ) _ਫਿਰ _ਰਹੇ _ਹਨ।੩੯। 

ਯੁੱਧ-ਭੂਮੀ _ਵਿਚ ਤਲਵਾਰ _ਚਲਦੀ _ਹੈ, _ਤੀਰਾਂ _(ਖਤੰਗ) _ਦੀ _ਸ਼ਿਸ਼ਤਾਂ _(ਖਿਆਲੰ) 
ਬੰਨ੍ਹ ਕੇ _(ਬੌਛਾੜ) ਹੁੰਦੀ ਹੈ। ਵੱਡੇ ਵੱਡੇ ਯੋਧੇ ਵੱਢੇ _ਕਟੇ (ਰਣ ਵਿਚ) ਰੁਲ ਰਹੇ _ਹਨ। 
ਵਡੇ ਆਕੜਖਾਨ ਯੋਧਿਆਂ ਨੇ (ਸ਼ਹਾਦਤ ਦੇ) ਬਾਣੇ ਸਜਾਏ ਹੋਏ _ਹਨ। ਉਹ ਸ਼ਸਤ੍ਰਾਂ (ਲੋਹ) 
ਦੇ ਵਾਰ ਸਹਿ ਕੇ (ਘੁਟ ਭਰ ਕੇ) ਯੁੱਧ-ਭੂਮੀ ਵਿਚ _ਮਤਵਾਲੇ ਹੋਏ ਫਿਰਦੇ _ਹਨ। _੪0। 


ਯੁਧ 
ਗਿਆ ਹੈ ਜਿਵੇਂ ਕਿਤੋਂ _ਪਰਲੋ ਦੇ ਸਮੇਂ ਦੇ ਬਦਲ _ਗਜ ਰਹੇ _ਹਨ। ਤੀਰਾਂ ਦੀ _ਬੋਛਾੜ 
ਲਗ ਗਈ _ਹੈ ਅਤੇ _ਕਮਾਨਾਂ _ਕੜਕਣ ਲਗ _ ਗਈਆਂ _ਹਨ। ਕ੍ਰੋਧ _ਨਾਲ _ਸ਼ਸਤੂ _(ਇਕ 
ਦੂਜੇ _ਉਤੇ) ਵਜਦੇ _ਹਨ ਅਤੇ _ਵੱਡਾ ਯੁੱਧ _ਮਚਿਆ _ਹੋਇਆ _ਹੈ। _੪੧। 

ਜਵਾਨ ਸੂਰਮਿਆਂ ਨੇ _ਵਡਾ ਯੁੱਧ _ਰਚ _ਦਿੱਤਾ _ਹੈ। _ਮਿਆਨ ਵਿਚੋਂ ਤਲਵਾਰਾਂ ਕਢ 
ਕੇ ਸੂਰਮੇ ਅਦੁੱਤੀ ਅਤੇ _ਭਿਆਨਕ _(ਰੂਪ ਵਾਲੇ) _ਹੋ__ਗਏ _ਹਨ। _ਰੌਦਰ ਰਸ _ਵਿਚ _ਰਤੇ 
ਹੋਏ ਬਲਵਾਨ ਯੋਧੇ ਯੁੱਧ _ਵਿਚ _ਰੁਝ _ਗਏ ਹਨ ਅਤੇ ਪੁਚੰਡ ਰੂਪ ਧਾਰ ਕੇ (ਇਕ ਦਲ 


ਰਹੇ ਸ਼ਸਤ੍ਰਾਂ (ਦੇ ਵਜਣ ਨਾਲ) ਅੱਗ ਚਿੰਗਾਰੀਆਂ) ਨਿਕਲਦੀਆਂ _ਹਨ। _ ਸੂਰਮੇ 
ਭਭਕਾਂ _ਮਾਰ ਰਹੇ _ਹਨ, _ਘਾਵਾਂ ਤੋਂ ਲਹੂ _ਭਕ _ਭਕ (ਕਰ _ਕੇ ਨਿਕਲ ਰਿਹਾ ਹੈ); ਇੰਜ 
ਪ੍ਰਤੀਤ ਹੁੰਦਾ ਹੈ _ਕਿ ਇੰਦਰ _ਅਤੇ _ਵਿਰਿਤਾਸੁਰ ਦਾ ਯੁੱਧ _ਹੋ__ਰਿਹਾ _ਹੋਵੇ।੪੩। 

ਮਹਾ ਯੁੱਧ ਮਚ _ਗਿਆ ਹੈ, ਵਡੇ ਸੂਰਮੇ _ਗਜ ਰਹੇ ਹਨ, ਸ਼ਸ਼ਤੂ ਇਕ ਦੂਜੇ ਉਤੇ 
ਆਹਮੋ _ ਸਾਹਮਣੇ _ ਵਜਦੇ _ਹਨ। _ ਬਰਛੀਆਂ _(ਦੇ _ਲਗਣ _ਨਾਲ _ਉਨ੍ਹਾਂ ਵਿਚੋਂ) _ਚਿੰਗਾਰੀਆਂ 
ਨਿਕਲ ਰਹੀਆਂ ਕਰੋਧ ਵਿਚ ਸ਼ਸਤ੍ਰ ਵਜ ਰਹੇ ਹਨ, ਮਾਨੋ ਸੇਸ਼ਠ ਪੁਰਸ਼ ਬਸੰਤ (ਹੋਲੀ) 


70 ਸੀ _ਦਸਮ-ਗ੍ਰੰਥ _ਸਾਹਿਬ 
ਰਸ਼ਾਫਲ ਛੰਟਾ 

ਜਿਤੇ ਬੈਰ ਰੁਝੰ। ਤਿਤੇ ਅੰਤਿ ਜੁਝੰ। 

ਜਿਤੇ ਖੇਤਿ ਭਾਜੇ। ਤਿਤੇ ਅੰਤਿ ਲਾਜੇ। ੪੫। 

ਤੁਟੇ ਦੇਹ ਬਰਮ। ਛੁਟੀ ਹਾਥ ਚਰਮੰ। 

ਕਹੂੰ ਖੇਤਿ ਖੋਲੰ। ਗਿਰੇ ਸੂਰ ਟੋਲੰ। ੪੬। 


ਕਹੂੰ ਮੁਛ ਮੁਖੰ। ਕਹੂੰ ਸਸਤ੍ਰ ਸਖੰ। 
ਕਹੂੰ ਖੋਲ ਖਗੰ। ਕਹੂੰ ਪਰਮ ਪਗੰ। ੪੭। 
ਗਹੇ ਮੁਛ ਬੰਕੀ। ਮੰਡੇ ਆਨ ਹੰਕੀ। 
ਢਕਾ _ਢੁਕ _ਢਾਲੰ। ਉਠੇ _ਹਾਲ _ਚਾਲੰ। ੪੮। 


ਭੁਸ਼ੰਨਾ ਪੁਯਾਤ ਛੰਦ 

ਖੁਲੇ `ਖਗ ਖੂਨੀ ਮਹਾਬੀਰ ਖੇਤੰ। 

ਨਚੇ _ਬੀਰ _ਬੈਤਾਲਯੰ ਭੂਤ ਪ੍ਤੰ। 

ਬਜੇ ਡੰਗ ਡਉਰੂ ਉਠੇ ਨਾਦ ਸੰਖੰ। 

ਮਨੋ ਮਲ ਜੁਟੇ ਮਹਾ ਹਥ _ਬਖੰ। ੪੯। 

ਛਪੀ ਛੱਦਾ 

ਜਿਨਿ ਸੂਰਨ ਸੰਗਰਾਮ ਸਬਲ _ਸਮੁਹਿ ਹੂ ਮੰਡਿਓ। 
ਤਿਨ ਸੁਭਟਨ ਤੇ ਏਕ _ਕਾਲ ਕੋਊ ਜੀਅਤ ਨ _ਛਡਿਓ। 
ਸਬ ਖਤ੍ਰੀ ਖਗ ਖੰਡਿ ਖੇਤਿ ਤੇ ਭੂ ਮੰਡਪ ਅਹੁਟੇ” । 
ਸਾਰ ਧਾਰਿ ਧਰਿ ਧੂਮ ਮੁਕਤਿ ਬੰਧਨ ਤੇ ਛੁਟੇ। 
ਹ੍ੈ ਟੂਕ ਟੂਕ ਜੁਝੇ ਸਬੈ ਪਾਵ ਨ ਪਾਛੇ ਡਾਰੀਯੰ। 
ਜੈ ਕਾਰ ਅਪਾਰ ਸੁਧਾਰ ਹੂੰਅ ਬਬਾਸਵ ਲੋਕ ਸਿਧਾਰੀਯੰ:। ੫0। 


ਦੱਖਣ? 
ਇਹ ਬਿਧਿ ਮਚਾ ਘੋਰ ਸੰਗ੍ਹਾਮਾ। ਸਿਧਏ ਸੂਰ ਸੂਰ ਕੇ ਧਾਮਾ। 
ਕਹਾ ਲਗੈ ਵਹ _ਕਥੋ_ਲਰਾਈ। ਆਪਨ ਪ੍ਰਭਾ ਨ __ਬਰਨੀ ਜਾਈ। _੫੧। 


ਭੁਸ਼ੰਨਾ ਪੁਯਤ ਛੰਦ 
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ। 
ਚਤੁਰ ਬੇਦ ਪਠਿਯੰ ਕੀਯੋ __ਕਾਸਿ ਬਾਸੰ। ਘਨੇ _ਬਰਖ ਕੀਨੇ ਤਹਾ ਹੀ _ਨਿਵਾਸੰ। ੫੨। 


/ਏਤ ਨੰ ਲਾਂਝਤੂ ਨਾਟਕ ਗੁੰਲੇ ਲਵਾਂ ਕਲੀ ਲੁਧ _ਭਰਨਨ'_/ਤਆ 
/ਹਆਈਂ ਪਤਨ ਸਤ _ਨਭ# ਸ੍ਤ/ _=/ 5੮੯/ 


੧. 'ਪਹੁਟੇ` ੨. 'ਪਧਾਰੀਯੰ” 


ਬਚਿਤ੍ਰ _ ਨਾਟਕ ੭0 


ਰਸ਼ਾਵਲ ਛੰਟਾ 

ਜਿਤਨੇ (ਸੂਰਮੇ) ਵੈਰ ਭਾਵ _ਨਾਲ (ਯੁੱਧ ਵਿਚ) ਰੁਝੇ 
ਮਾਰੇ _ਗਏ _ਹਨ। _ ਜਿਤਨੇ _ਯੁੱਧ-ਭੂਮੀ _ਤੋਂ ਭਜੇ _ਹਨ, _ਉਹ _ ਅੰਤ _ਵਿਚ _ ਸ਼ਰਮਿੰਦੇ 
ਹਨ।੪੫। _ (ਸੂਰਮਿਆਂ ਦੀਆਂ) ਦੇਹਾਂ ਉਪਰਲੇ _ਕਵਚ _ਟੁਟ _ਗਏ _ਹਨ, _ ਹੱਥੋਂ _ਢਾਲਾਂ ਛੁਟ 
ਗਈਆਂ _ਹਨ। _ ਯੁੱਧ-ਭੂਮੀ ਵਿਚ ਕਿਤੇ ਸਿਰ ਦੇ _ਟੋਪ ਪਏ ਹਨ ਸੂਰਮਿਆਂ 
ਦਲ _ਡਿਗੇ _ਪਏ _ ਹਨ।੪੬। 

ਕਿਤੇ ਮੁੱਛਾਂ _ਵਾਲੇ ਮੁਖੜੇ _(ਡਿਗੇ ਪਏ _ਹਨ) _ਅਤੇ ਕਿਤੇ ਖਾਲੀ _ਸ਼ਸਤੂ _ਹੀ ਪਾਏ 
ਹਨ। _ਕਿਤੇ _ਤਲਵਾਰਾਂ _ਦੇ _ਮਿਆਨ _ਪਏ _ਹਨ ਅਤੇ _ਕਿਤੇ (ਸੂਰਮਿਆਂ _ਦੀਆਂ) _ਵੱਡੀਆਂ 
ਵੱਡੀਆਂ ਪੱਗਾਂ ਪਈਆਂ _ਹਨ (ਜਾਂ ਵੱਡੇ ਵੱਡੇ ਪੈਰ ਪਏ _ਹਨ)।੪੭। (ਕਿਤੇ) ਬਾਂਕੀਆਂ ਮੁੱਛਾਂ 
ਵਾਲਿਆਂ ਹੰਕਾਰੀ ਯੋਧਿਆਂ ਨੇ (ਹਥਿਆਰ) ਧਾਰਨ ਕਰ ਕੇ ਫਿਰ ਯੁੱਧ ਸ਼ੁਰੂ ਕਰ ਦਿੱਤਾ 
ਹੈ। _ਢਾਲਾਂ ਇਕ ਦੂਜੇ _ਉਤੇ _ਵਜ _ਰਹੀਆਂ _ਹਨ _ਅਤੇ _ਹਾਲ-ਦੁਹਾਈ ਮਚ _ਗਈ _ਹੈ।੪੮। 


ਸੂਰਮਿਆਂ ਨੇ ਖ਼ੂਨੀ ਤਲਵਾਰਾਂ _ਮਿਆਨ _ਵਿਚੋਂ__ ਕਢ _ ਲਈਆਂ _ਹਨ। _ ਬੀਰ-ਬੈਤਾਲ, 
ਭੂਤ ਅਤੇ ਪ੍ਰੇਤ ਆਦਿ (ਕੁੱਧ-ਭੂਸੀ ਵਿਚ) ਨਚ ਰਹੇ ਹਨ। ਡਉਰੂ ਛੰਕ ਡੱਕ ਕਰ ਕੈ ਵਜ 


ਕਾਲ ਨੇ ਇਕ ਵੀ ਜੀਉਂਦਾ ਨਹੀਂ ਛਡਿਆ। ਸਾਰੇ ਸ਼ੂ ਖੜਗਾਂ _ਨਾਲ ਖੰਡਿਤ ਹੋਂ 
ਕੇ ਭੂ-ਮੰਡਪ ਵਿਚ ਥਕੇ ਪਏ ('ਅਹੁਟੇ`) ਹਨ ਅਤੇ ਧੂੰਏ ਤੋਂ ਬਿਨਾ (ਔਗ) ਵਰਗੇ ਹਥਿਆਰਾਂ 
(ਲੋਹੇ) ਦੀ ਧਾਰ ਸਹਿ ਕੇ ਸੰਸਾਰਿਕ ਬੰਧਨਾਂ ਤੋਂ ਛੁਟ ਗਏ _ਹਨ। ਟੁਕੜੇ ਟੁਕੜੇ ਹੋ ਕੇ 
ਸਾਰੇ ਮਾਰੇ ਗਏ _ਹਨ ਪਰ ਕਿਸੇ ਨੇ ਵੀ ਪੈਰ ਪਿਛੇ ਨਹੀਂ _ਕੀਤਾ। _(ਉਨ੍ਹਾਂ ਦਾ) ਜਗਤ 
ਵਿਚ ਅਪਾਰ _ਜੈ-ਜੈ-ਕਾਰ ਹੋਇਆ ਹੈ ਅਤੇ ਉਹ _ਇੰਦਰ-ਲੋਕ _(ਸੁਅਰਗ) ਨੂੰ ਚਲੇ _ਗਏ 
ਹਨ।੫0। 

ਜਪਣ 


ਇਸ ਤਰ੍ਹਾਂ ਘੋਰ _ਯੁੱਧ _ਮਚਿਆ _ਅਤੇ _ਸ਼ੂਰਵੀਰ ਸੂਰਮਿਆਂ _ਦੇ _ਘਰ _ਚਲੇ _ਗਏ 
(ਅਰਥਾਤ ਮਾਰੇ _ਗਏ)। _ਉਸ ਲੜਾਈ _ਦਾ ਕਿਥੋਂ ਤਕ ਕਥਨ ਕਰਾਂ, ਆਪਣੇ (ਬੰਸ ਦੀ) 
ਕੀਰਤੀ _ਦਾ _ ਵਰਣਨ _ ਨਹੀਂ ਕੀਤਾ ਜਾ _ ਸਕਦਾ।੫੧। 
ਭੁਸ਼ੰਨਾ ਪੁੱਯਤ ਛੰਦ 

ਲਵ-ਬੰਸ _ਵਾਲੇ ਸਾਰੇ _ਜਿਤ _ਗਏ ਅਤੇ _ਕੁਸ਼-ਬੰਸ _ਵਾਲੇ ਸਾਰੇ _ਹਾਰ _ਗਏ। ਜੋ 
ਬਲਵਾਨ ਬਚ _ਗਏ, _ਉਹ ਆਪਣੇ ਪ੍ਰਾਣ ਲੈ ਕੇ ਭਜ _ਗਏ। ਉਨ੍ਹਾਂ ਨੇ ਕਾਸ਼ੀ ਵਿਚ ਨਿਵਾਸ 
ਕੀਤਾ ਅਤੇ ਚੌਹਾਂ ਵੇਦਾਂ ਨੂੰ ਪੜ੍ਹ _ਲਿਆ। (ਉਨ੍ਹਾਂ ਨੇ) ਬਹੁਤ ਵਰ੍ਹਿਆਂ ਤਕ ਉਥੇ ਹੀ ਨਿਵਾਸ 
ਕੀਤਾ।੫੨। 

/ਟੈਲੋ ਨੰ ਲਦਤੁ ਨਾਟਕ ਗੁੰੱਥ ਦੇ ਲਵਾਂ ਕੁਲ ਲੁਧ _ਕਰਨਨੰ” ਨਾਂ ਵਾਲਾ ਤਨੇਰਾ 
ਆਹਆਹਟ ਗਤ ਹੁੰਦਾ ਨੰ ਸਭ ਲਭ _ਹੈ/ 2/5੮੯/ 


੭੧ ਸ੍ਰੀ _ਦਸਮ-ਗ੍ੰਥ ਸਾਹਿਬ 


ਭੁਸ਼ੰਨਾ ਪੁਯਾਤ ਛੰਦ 
ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ। ਤਿਨੈ ਧਰਮ ਕੈ ਕਰਮ ਨੀਕੇ ਚਲਾਏ। 
ਪਠੇ _ਕਾਗਦੰ ਮਦੂ _ਰਾਜਾ_ਸੁਧਾਰੰ। ਆਪੋ ਆਪ ਮੋ _ਬੈਰ ਭਾਵੰ ਬਿਸਾਰੰ। ੧। 


ਦੂਤ ਸੋ _ਕਾਸਿ ਆਯੰ। ਸਬੇ _ਬੇਦਿਯੰ ਭੇਦ ਭਾਖੇ ਸੁਨਾਯੰ। 
ਸਬੈ ਬੇਦ ਪਾਠੀ ਚਲੇ ਮਦੂ ਦੇਸੰ। ਪੁਨਾਮ ਕੀਯੋ ਆਨ ਕੈ ਕੈ ਨਰੇਸੰ। ੨। 


ਧੁਨੰ ਬੇਦ ਕੀ ਭੂਪ ਤਾ ਤੇ ਕਰਾਈ। ਸਬੈ ਪਾਸ ਬੈਠੇ ਸਬਾ ਬੀਚ ਭਾਈ। 
ਪੜੇ ਸਾਮ ਬੇਦ ਜੁਜਰ ਬੇਦ ਕਥੰ। ਰਿਗੰ ਬੇਦ ਪਠਿਯੰ ਕਰੇ ਭਾਵ ਹਥੰ। ੩। 


ਰਸ਼ਾਵਲ ਛੰਟਾ 
ਅਥਰ੍ਹ _ਬੇਦ _ਪਠਿਯੰ। ਸੁਨੈ ਪਾਪ _ਨਠਿਯੰ। 
ਰਹਾ ਰੀਝ _ਰਾਜਾ। ਦੀਆ ਸਰਬ _ਸਾਜਾ। ੪। 
ਲਯੋ ਬਨ _ਬਾਸੰ। ਮਹਾ ਪਾਪ ਨਾਸੰ। 
ਰਿਖੰ ਭੇਸ ਕੀਯੰ। ਤਿਸੈ ਰਾਜ ਦੀਯੰ। ੫। 
ਰਹੇ ਹੋਰਿ ਲੋਗੰ। ਤਜੇ ਸਰਬ ਸੋਗੰ। 
ਧਨੰ ਧਾਮ ਤਿਆਗੇ। ਪ੍ਰਭ ਪ੍ਰੇਮ _ਪਾਗੇ। ੬। 


੭#/ਤਲ 


ਬੇਦੀ ਭਯੋ ਪ੍ਰਸੰਨ ਰਾਜ ਕਹ _ਪਾਇਕੈ। ਦੇਤ ਭਯੋ _ਬਰਦਾਨ _ਹੀਐ ਹੁਲਸਾਇਕੈ। 
ਜਬ ਨਾਨਕ ਕਲ ਮੈ ਹਮ ਆਨਿ ਕਹਇ ਹੈ। ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ।੭। 


ਦੰਹਰਾ 
ਲਵੀ ਰਾਜ ਦੇ ਬਨਿ ਗਹੇ ਬੇਦੀਅਨ ਕੀਨੋ _ਰਾਜ। 
ਭਾਤਿ _ਭਾਤਿ ਤਨਿ ਭੋਗੀਯੰ _ਕੂਅ ਕਾ ਸਕਲ _ਸਮਾਜ। ੮। 
ਚੱਪਣ? 
ਤ੍ਰਿਤੀਯ ਬੇਦ ਸੁਨਬੇ ਤੁਮ ਕੀਆ। ਚਤੁਰ ਬੇਦ ਸੁਨਿ ਭੂਅ ਕੋ ਦੀਆ। 
ਤੀਨ ਜਨਮ ਹਮਹੂੰ ਜਬ ਧਰਿ ਹੈ। ਚੌਥੇ ਜਨਮ ਗੁਰੂ ਤੁਹਿ ਕਰਿ ਹੈ। ੯। 
ਉਤ ਰਾਜਾ _ਕਾਨਨਹਿ _ਸਿਧਾਯੋ। ਇਤ ਇਨ ਰਾਜ ਕਰਤ ਸੁਖ ਪਾਯੋ। 
ਕਹਾ ਲਗੇ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ। _੧0। 


/ਇਤ ਨੀ ਲਾਝਤ੍ਹ ਨਾਟਕ ਗੁੰਲੇ ਲੱਦ ਆਨ ਭੋਟ ਰਾਜ਼ ਲਤੁਰਥ 
/5%ਹਏ ਗ਼ਘਤਮਆ ਸਤ _ਲਭਮਆ ਸਤ/ _&£/ 9੯੯/ 


ਬਚਿਤ੍ਰ _ ਨਾਟਕ ੭੧ 


ਭੁਸ਼ੰਨਾ ਪੁਯਤ ਛੰਦ 

ਜਿਨ੍ਹਾਂ _(ਕੁਸ਼-ਬੰਸੀਆਂ ਨੇ) ਵੇਦਾਂ _ਦਾ _ਪਾਠ _ਕੀਤਾ _ਉਹ _ਵੇਦੀ (ਬੇਦੀ) ਅਖਵਾਉਣ 
ਲਗੇ; ਉਨ੍ਹਾਂ ਨੇ ਧਰਮ ਦੇ ਚੰਗੇ ਕੰਮਾਂ ਦੀ ਪਿਰਤ _ਪਾਈ। (ਇਧਰ) _ਮਦੂ ਦੇਸ ਦੇ _(ਲਵ- 
ਬੰਸੀ) ਰਾਜੇ ਨੇ ਚਿੱਠੀ ਲਿਖ ਕੇ (ਕਾਸ਼ੀ) ਭੇਜੀ ਕਿ ਸਾਨੂੰ ਆਪੋ ਆਪਣਾ ਵੈਰ ਭਾਵ ਭੂਲਾ 
ਦੇਣਾ ਚਾਹੀਦਾ _ਹੈ।੧। 

ਰਾਜੇ ਜੋ ਦੂਤ (ਚਿੱਠੀ ਦੇ ਕੇ) ਭੇਜਿਆ ਗਿਆ ਸੀ, _ਉਹ ਕਾਸ਼ੀ ਪਹੁੰਚਿਆ 


ਦਾ 
ਅਤੇ _ਬੇਦੀਆਂ ਨੂੰ (ਚਿੱਠੀ ਦੇ) ਸਾਰੇ _ਭਾਵ ਅਤੇ ਸਮਾਚਾਰ _ਕਹਿ _ਦਿੱਤੇ। (ਦੂਤ _ਦੀ ਗੱਲ 
ਸੁਣ ਕੇ) ਸਾਰੇ _ਵੇਦ-ਪਾਠੀ ਮਦ ਦੇਸ (ਪੰਜਾਬ) ਵਲ ਤੁਰ ਪਏ। ਉਨ੍ਹਾਂ ਨੇ ਆ ਕੇ (ਲਵ- 
ਰਾਜੇ ਨੂੰ) _ਪ੍ਰਨਾਮ _ਕੀਤਾ।੨। 
ਨੇ ਉਨ੍ਹਾਂ ਤੋਂ _ਵੇਦ-ਧੁਨ ਕਰਵਾਈ (ਵੇਦਾਂ ਦਾ ਪਾਠ ਕਰਵਾਇਆ) ਅਤੇ _ਸਾਰੇ 
ਭਰਾ ਸਭਾ ਵਿਚ ਇਕੱਠੇ ਬੈਠੇ। (ਪਹਿਲਾਂ ਉਨ੍ਹਾਂ ਨੇ) ਸਾਮ ਵੇਦ ਪੜ੍ਹਿਆ, ਫਿਰ _ਯਜੁਰ _ਵੇਦ 
ਕੀਤਾ। ਇਸ ਪਿਛੋਂ _ਰਿਗ _ਵੇਦ _ਦਾ _ਪਾਠ _ਕੀਤਾ _ਅਤੇ (ਰਾਜੇ _ਅਤੇ _ਲਵ- 


ਬੰਸੀਆਂ ਨੇ ਵੇਦਾਂ ਦੇ ਸਾਰੇ) ਭਾਵ ਸਮਝ _ ਲਏ।੩। 
ਰਸ਼ਾਵਲ ਛੰਟਾ 

(ਜਦੋਂ _ਕੁਸ਼-ਬੰਸੀਆਂ ਨੇ) _ਅਥਰਵ ਵੇਦ ਦਾ ਪਾਠ ਕੀਤਾ (ਤਾਂ ਉਸ ਨੂੰ ਸੁਣ ਕੇ) 
ਸਭ ਦਾ ਵੈਰ (ਪਾਪ) ਖਤਮ _ਹੋ_ਗਿਆ। ਰਾਜਾ _ਪੁਸੰਨ ਹੋ ਗਿਆ ਅਤੇ (ਉਸ ਨੇ) ਸਾਰਾ 
ਰਾਜ-ਪਾਟ ਦੇ _ਦਿੱਤਾ।੪। (ਰਾਜੇ ਨੇ) _ਬਨਬਾਸ _ਲੈ ਲਿਆ, (ਉਸ ਦੇ) ਮਹਾ ਪਾਪ ਨਸ਼ਟ 
ਹੋ ਗਏ। (ਉਸ ਨੇ) ਰਿਸ਼ੀ-ਭੇਸ ਧਾਰਨ _ਕਰ ਲਿਆ ਅਤੇ ਉਨ੍ਹਾਂ _(ਕੁਸ਼-ਬੰਸੀਆਂ) 
ਦੇ _ਦਿੱਤਾ।੫। (ਰਾਜੇ ਨੂੰ ਬਨ ਜਾਣੋਂ) ਲੋਕੀਂ _ਹੋੜਦੇ ਰਹੇ _(ਪਰ _ਉਸ _ ਨੇ) 
(ਤਨਾਉ) _ਛਡ _ਦਿੱਤੇ। _ਧਨ-ਦੌਲਤ ਅਤੇ _ਘਰ-ਬਾਰ _ਤਿਆਗ ਦਿੱਤੇ ਅਤੇ ਪ੍ਰਭੂ ਦੇ _ਪਿਆਰ 
ਵਿਚ ਰੰਗਿਆ _ਗਿਆ।੬। 
੭%/ਤਲ 

ਬੇਦੀ (ਕੁਸ਼-ਬੰਸੀ) ਰਾਜ ਨੂੰ ਪ੍ਰਾਪਤ ਕਰ ਕੇ ਪ੍ਰਸੰਨ ਹੋ ਗਏ ਅਤੇ ਦਿਲੋਂ ਖੁਸ਼ ਹੋ 
ਕੇ ਵਰਦਾਨ ਦੇਣ ਲਗੇ _ਕਿ ਜਦੋਂ ਅਸੀਂ _ਕਲਿਯੁਗ _ਵਿਚ “ਨਾਨਕ” _ਅਖਵਾਵਾਂਗੇ ਤਾਂ ਤੁਹਾਨੂੰ 
ਜਗਤ _ਦਾ _ ਪੂਜਣ _ ਯੋਗ _ਬਣਾ _ਕੇ _ਪਰਮ-ਪਦ _ ਪ੍ਰਾਪਤ _ਕਰਾਂਗੇ।੭। 


ਰਾਜ 
ਸੋਗ 


ਨ 


ਦੰਹਰਾ 

ਲਵ-ਬੰਸੀ ਰਾਜ ਦੇ ਕੇ ਬਨ ਨੂੰ ਚਲ ਗਏ ਅਤੇ _ਬੇਦੀਆਂ (ਕੁਸ਼-ਬੰਸੀਆਂ) ਨੇ ਰਾਜ 
ਕੀਤਾ। ਉਨ੍ਹਾਂ ਨੇ _ਵਖ _ਵਖ ਢੰਗਾਂ _ਨਾਲ ਭੂਮੀ ਦੇ ਸਾਰੇ _ ਸੁਖਾਂ _ਨੂੰ _ਭੋਗਿਆ।੮। 
ਚੱਪਲਾਂ 


(ਹੇ ਰਾਜਨ !) ਤੂੰ ਤਿੰਨਾਂ ਵੇਦਾਂ ਨੂੰ (ਧਿਆਨ ਨਾਲ) ਸੁਣਿਆ ਅਤੇ ਚੌਥਾ ਵੇਦ ਸੁਣ 
ਕੇ ਧਰਤੀ ਦਾ ਦਾਨ _ਕਰ _ਦਿੱਤਾ। ਅਸੀਂ ਜਦੋਂ ਤਿੰਨ ਜਨਮ _ਧਾਰਨ ਕਰ ਲਵਾਂਗੇ, ਤਾਂ ਚੌਥੇ 
ਜਨਮ _ਵਿਚ ਤੈਨੂੰ ਗੁਰੂ ਧਾਰਨ _ਕਰਾਂਗੇ। _੯। _ਉਧਰ _(ਸੋਢੀ) ਰਾਜਾ _ਬਨ ਨੂੰ ਚਲਾ ਗਿਆ, 
ਇਧਰ ਇਨ੍ਹਾਂ _(ਬੇਦੀਆਂ) ਨੇ ਰਾਜ ਕਰਦਿਆਂ ਸੁਖ ਨੂੰ ਪ੍ਰਾਪਤ ਕੀਤਾ। ਕਿਥੋਂ _ਤਕ ਇਹ ਕਥਾ 
ਨੂੰ ਸੁਣਾਵਾਂ (ਕਿਉਂਕਿ) ਗ੍ਰੰਥ ਦੇ ਵਡੇ ਹੋ ਜਾਣ ਦਾ ਬਹੁਤ _ਡਰ _ਲਗਦਾ _ਹੈ।੧0। 
/ਟਲੇ ਨੀ ਲਾੰਦਤੁ ਨਾਟਕ ਕੁੱਥ ਦੇ _'ਲੋਦ ਆਠ ਭਟ ਰਾਜ” ਚੱਲਾ 
%ਆਹਆਹਟ ਅਤ ਹੁੰਦਾ ਹੈ ਸਭ ਲਭ _ੰ/5/5੯੯/ 


੭ ੨ 


ਸੀ _ਦਸਮ-ਗ੍ੰਥ _ਸਾਹਿਬ 


ਨਰਾਜ ਛੱਦ 
ਬਹੁਰਿ _ਬਿਖਾਧ _ਬਾਧਿਯੰ। _ਕਿਨੀ ਨ ਤਾਹਿ ਸਾਧਿਯੰ। 
ਕਰੰਮ ਕਾਲ ਯੋ _ਭਈ। ਸੁ ਭੂਮਿ ਬੰਸ ਤੇ ਗਈ। ੧। 
ਦੰਹਰਾ 
ਬਿਪ੍ਰ ਕਰਤ ਭਏ ਸੂਦੂ ਬ੍ਰਿਤਿ ਛਤ੍ਰੀ ਬੈਸਨ _ਕਰਮ। 
ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦੂ ਸੁ ਦਿਜ ਕੋ _ਧਰਮ। ੨। 


ਜ਼ੱਪਣ/ 
ਬੀਸ ਗਾਵ ਤਿਨ ਕੇ ਰਹਿ ਗਏ। ਜਿਨ ਮੋ ਕਰਤ ਕ੍ਰਿਸਾਨੀ ਭਏ। 
ਬਹੁਤ _ਕਾਲ ਇਹ ਭਾਤਿ _ਬਿਤਾਯੋ। ਜਨਮ ਸਮੈ ਨਾਨਕ ਕੋ _ਆਯੋ। ੩। 


ਦੰਹਰ” 
ਤਿਨ _ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ _ਰਾਇ। 
ਸਭ ਸਿਖਨ ਕੋ ਸੁਖ ਦਏ ਜਹ” ਤਹ ਭਏ ਸਹਾਇ। ੪। 


ਚੱਪਣ/ 
ਤਿੰਨ ਇਹ ਕਲ ਮੋ ਧਰਮ ਚਲਾਯੋ। ਸਭ ਸਾਧਨ ਕੋ ਰਾਹੁ _ਬਤਾਯੋ। 
ਜੋ ਤਾਕੇ ਮਾਰਗ ਮਹਿ ਆਏ। ਤੇ ਕਬਹੂੰ ਨਹਿ ਪਾਪ ਸੰਤਾਏ। ੫। 


ਜੇ ਜੇ ਪੰਥ ਤਵਨ ਕੇ ਪਰੇ। ਪਾਪ ਤਾਪ ਤਿਨ ਕੇ ਪ੍ਰਭ ਹਰੇ। 
ਦੂਖ ਭੂਖ ਕਬਹੂੰ ਨ ਸੰਤਾਏ। ਜਾਲ ਕਾਲ ਕੇ ਬੀਚ ਨ ਆਏ। ੬। 


ਨਾਨਕ ਅੰਗਦ ਕੋ _ਬਪੁ ਧਰਾ। ਧਰਮ ਪੂਚੁਰਿ ਇਹ ਜਗ ਮੋ ਕਰਾ। 

ਅਮਰ ਦਾਸ ਪੁਨਿ ਨਾਮ ਕਹਾਯੋ। ਜਨੁ _ਦੀਪਕ ਤੇ ਦੀਪ ਜਗਾਯੋ। _੭। 
ਜਬ _ਬਰਦਾਨਿ ਸਮੈ _ਵਹੁ _ਆਵਾ। ਰਾਮਦਾਸ _ਤਬ ਗੁਰੂ _ਕਹਾਵਾ। 

ਤਿਹ _ਬਰਦਾਨਿ _ਪੁਰਾਤਨਿ _ਦੀਆ। ਅਮਰਦਾਸਿ ਸੁਰਪੁਰਿ ਮਗ _ਲੀਆ। ੮। 


ਸੀ _ਨਾਨਕ _ਅੰਗਦਿ _ਕਰਿ _ਮਾਨਾ। ਅਮਰ ਦਾਸ ਅੰਗਦ _ਪਹਿਚਾਨਾ। 
ਅਮਰ _ਦਾਸ ਰਾਮਦਾਸ ਕਹਾਯੋ। _ਸਾਧਨ _ਲਖਾ ਮੂੜ _ਨਹਿ ਪਾਯੋ। ੯। 


ਭਿੰਨ ਭਿੰਨ ਸਭਹੂੰ ਕਰਿ _ਜਾਨਾ। ਏਕ ਰੂਪ _ਕਿਨਹੂੰ _ਪਹਿਚਾਨਾ। 
ਜਿਨ ਜਾਨਾ ਤਿਨ ਹੀ ਸਿਧਿ ਪਾਈ। ਬਿਨੁ ਸਮਝੇ ਸਿਧਿ ਹਾਥਿ ਨ ਆਈ। ੧0। 


ਬਚਿਤ੍ਰ _ ਨਾਟਕ ੭੨ 


ਨਰਾਜ _ਛੱਟ 
ਫਿਰ _(ਬੇਦੀਆਂ ਵਿਚ) ਝਗੜਾ _ਵਧ _ਗਿਆ, ਉਸ ਨੂੰ ਕੋਈ ਵੀ ਠੀਕ ਨ ਕਰ 
ਸਕਿਆ। _ਕਾਲ-ਚੌਕਰ _ਇੰਜ ਚਲਿਆ _ਕਿ _ਉਹ ਭੂਮੀ (ਬੇਦੀ) _ਬੰਸ _ਤੋਂ ਖੁਸ _ਗਈ।੧। 


ਬ੍ਰਾਹਮਣ _ਸੂਦਰਾਂ ਦੇ ਕਰਮ ਕਰਨ _ਲਗ ਗਏ ਅਤੇ ਛਤ੍ਰੀਆਂ ਨੇ _ਵੈਸ਼ਾਂ ਦਾ _ਕਰਮ 


ਚ 4 


(ਕਰਮ _ਭੂੁਸ਼ਟ ਹੋਣ _ਕਾਰਨ) ਉਨ੍ਹਾਂ ਕੋਲ (ਕੇਵਲ) _ਵੀਹ ਪਿੰਡ _ਰਹਿ _ਗਏ, ਜਿਨ੍ਹਾਂ 
ਵਿਚ (ਉਨ੍ਹਾਂ ਨੇ) ਕ੍ਰਿਸਾਨੀ ਦਾ ਕੰਮ ਸ਼ੁਰੂ _ਕਰ ਦਿੱਤਾ। ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਣ 
ਉਪਰੰਤ (ਗੁਰੂ) _ਨਾਨਕ _ਦੇ _ਜਨਮ _ਦਾ ਵਕਤ ਆ ਗਿਆ। ੩। 
ਦੰਹਰ” 

ਉਨ੍ਹਾਂ ਬੇਦੀਆਂ ਦੀ ਕੁਲ ਵਿਚ (ਗੁਰੂ) ਨਾਨਕ ਰਾਇ ਪ੍ਰਗਟ ਹੋਏ, ਜਿਨ੍ਹਾਂ ਨੇ ਸਾਰਿਆਂ 
ਸਿੱਖਾਂ ਨੂੰ ਸੁਖ ਦਿੱਤਾ ਅਤੇ _ਜਿਥੇ ਕਿਥੇ _(ਭੀੜ _ਬਣੀ ਤਾਂ) ਸਹਾਇਤਾ _ਕੀਤੀ।੪। 


ਚੱਪਣਾ/ 


ਮਾਰਗ _ਵਿਚ ਆ ਗਏ, ਉਨ੍ਹਾਂ ਨੂੰ (ਫਿਰ) ਪਾਪ ਨੇ ਕਦੇ ਪਰੇਸ਼ਾਨ ਨਹੀਂ__ਕੀਤਾ। _੫। 
(ਲੋਕ) ਉਨ੍ਹਾਂ ਦੇ ਦਸੇ ਧਰਮ _ਮਾਰਗ _ਉਤੇ ਪੈ ਗਏ ਤਾਂ ਉਨ੍ਹਾਂ ਦੇ ਪਾਪਾਂ ਅਤੇ ਦੋਖਾਂ 
ਪਰਮਾਤਮਾ ਨੇ _ਹਰ _ਲਿਆ। (ਉਨ੍ਹਾਂ ਨੂੰ) ਦੁਖ ਅਤੇ ਭੁਖ _ਕਦੇ ਵੀ ਨਹੀਂ __ਸਤਾਉਂਦੀ 


(ਗੁਰੂ) _ਨਾਨਕ _ਨੇ _(ਗੁਰੂ) ਅੰਗਦ _(ਦੇ ਰੂਪ ਵਿਚ ਦੂਜਾ) _ਸ਼ਰੀਰ _ਧਾਰਨ 


ਜੋ 
ਨੂੰ 
ਅਤੇ _ਉਹ _ਕਾਲ _ਦੇ ਜਾਲ _ਵਿਚ ਨਹੀਂ _ ਫਸਦੇ।੬। 
ਅਤੇ 


ਕੀਤਾ 
ਇਸ ਜਗਤ _ਵਿਚ _ਧਰਮ _ਦਾ ਪ੍ਰਚਾਰ _ਕੀਤਾ। _ਫਿਰ _(ਤੀਜੇ ਰੂਪ _ਵਿਚ _ਉਹ ਗੁਰੂ) 
ਅਮਰਦਾਸ _ ਅਖਵਾਏ, _ ਮਾਨੋ ਦੀਪਕ _ਨਾਲ _ ਦੀਪਕ _ ਜਗਾ _ਲਿਆ _ ਗਿਆ _ਹੋਵੇ।੭। ਜਦ 
ਵਰਦਾਨ _ਦਾ _ਉਹ ਸਮਾਂ ਆ ਗਿਆ ਤਾਂ ਰਾਮਦਾਸ ਗੁਰੂ ਪਦਵੀ _ਨਾਲ ਸੁਸ਼ੋਭਿਤ _ਹੋਏ। 
ਉਨ੍ਹਾਂ ਨੂੰ (ਗੁਰੂ) ਅਮਰਦਾਸ ਪੁਰਾਤਨ ਵਰਦਾਨ ਦੇ ਕੇ (ਆਪ) _ਸੁਅਰਗ ਨੂੰ ਚਲੇ _ਗਏ।੮। 


ਗੁਰੂ _ਨਾਨਕ _ਦੇਵ _ਨੂੰ ਅੰਗਦ _ਤੇ ਗੁਰੂ _ਅੰਗਦ _ਨੂੰ ਅਮਰਦਾਸ _(ਵਜੋਂ) ਮੰਨਿਆ 
ਗਿਆ ਅਤੇ (ਗੁਰੂ) ਅਮਰਦਾਸ ਨੂੰ (ਗੁਰੂ) _ਰਾਮਦਾਸ _ਕਰ _ਕੇ _ਜਾਣਿਆ _ਗਿਆ। ਸਾਧੂ 


ਲੋਕਾਂ ਨੇ _(ਇਸ ਭੇਦ ਨੂੰ) ਸਮਝ _ਲਿਆ, _ਪਰ ਮੂਰਖ _ਪਛਾਣ _ਨਹੀਂ__ਸਕੇ।੯। 


ਸਭ ਲੋਕਾਂ ਨੇ (ਇਨ੍ਹਾਂ ਨੂੰ) ਭਿੰਨ ਭਿੰਨ ਕਰ ਕੇ ਜਾਣਿਆ ਹੈ, (ਪਰ) ਕਿਸੇ ਵਿਰਲੇ 
ਨੇ (ਚੌਹਾਂ ਨੂੰ) ਇਕ ਰੂਪ ਕਰ ਕੇ ਪਛਾਣਿਆ ਹੈ। ਜਿਨ੍ਹਾਂ ਨੇ (ਇਨ੍ਹਾਂ ਨੂੰ ਇਕ ਰੂਪ ਕਰਕੇ) 
ਜਾਣਿਆ ਹੈ, ਉਨ੍ਹਾਂ ਨੇ ਹੀ ਮੁਕਤੀ (ਸਿੱਧੀ) ਪ੍ਰਾਪਤ ਕੀਤੀ ਹੈ। _(ਇਸ ਭੇਦ ਨੂੰ) ਸਮਝੇ 
ਬਿਨਾ ਮੁਕਤੀ ਹੱਥ _ ਨਹੀਂ _ ਲਗਦੀ।੧0। 


੭ ਤੇ 


ਸੀ _ਦਸਮ-ਗੁੰਥ _ਸਾਹਿਬ 


ਰਾਮਦਾਸ ਹਰਿ _ਸੋ ਮਿਲਿ ਗਏ। ਗੁਰਤਾ ਦੇਤ ਅਰਜੁਨਹਿ _ਭਏ। 

ਜਬ ਅਰਜੁਨ ਪੁਭ _ਲੋਕਿ ਸਿਧਾਏ। ਹਰਿ ਗੋਬਿੰਦ ਤਿਹ _ਠਾ ਠਹਰਾਏ। _੧੧। 
ਹਰਿਗੋਬਿੰਦ ਪੂਭ _ਲੋਕਿ ਸਿਧਾਰੇ। ਹਰੀ ਰਾਇ ਤਿਹ ਠਾ_ਬੈਠਾਰੇ। 

ਹਰੀ ਕ੍ਰਿਸਨਿ ਤਿਨ ਕੇ ਸੁਤ ਵਏ। ਤਿਨ ਤੇ ਤੇਗ ਬਹਾਦੁਰ ਭਏ। ੧੨। 


ਤਿਲਕ _ਜੰਦੂ ਰਾਖਾ ਪ੍ਰਭ _ਤਾਕਾ। ਕੀਨੋ ਬਡੋ _ਕਲੂ ਮਹਿ _ਸਾਕਾ। 

ਸਾਧਨ ਹੇਤਿ ਇਤੀ ਜਿਨਿ ਕਰੀ। ਸੀਸੁ ਦੀਯਾ ਪਰੁ ਸੀ ਨ _ਉਚਰੀ। _੧੩। 
ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ ਪਰੁ _ਸਿਰਰੁ ਨ ਦੀਆ। 
ਨਾਟਕ ਚੇਟਕ _ਕੀਏ ਕੁਕਾਜਾ। ਪ੍ਰਭ _ਲੋਗਨ _ਕਹ ਆਵਤ _ਲਾਜਾ। _੧੪। 


ਦੰਹਰ” 
ਠੀਕਰ _ਫੋਰਿ ਦਿਲੀਸ ਸਿਰਿ ਪ੍ਰਭ _ਪੁਰਿ _ਕੀਯਾ _ਪਯਾਨ। 
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ _ਕਿਨਹੂੰ ਆਨਿ। ੧੫। 
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ _ਸੋਕ। 
ਹੈ ਹੈ ਹੈ ਸਭ" ਜਗ ਭਯੋ ਜੈ ਜੈ ਜੈ ਸੁਰ ਲੋਕਿ। ੧੬। 


/ਨਆ _ਗਆਪਤਮਆ ਸਤ ਸਭਨ _ਸਤ/ _੪/ _2੨੧੪/ 
ਚੱਪਲਾਂ 
ਅਬ ਮੈ ਅਪਨੀ ਕਥਾ _ਬਖਾਨੋ। ਤਪ _ਸਾਧਤ ਜਿਹ ਬਿਧਿ ਮੁਹਿ ਆਨੋ। 
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸਿਰੰਗ ਸੋਭਿਤ ਹੈ ਤਹਾਂ। ੧। 
ਸਪਤਸਿਰੰਗ ਤਿਹ ਨਾਮੁ _ਕਹਾਵਾ। ਪੰਡੂ _ਰਾਜ _ਜਹ ਜੋਗੁ _ਕਮਾਵਾ। 
ਤਹ ਹਮ ਅਧਿਕ ਤਪਸਿਆ ਸਾਧੀ। ਮਹਾਕਾਲ ਕਾਲਕਾ _ਅਰਾਧੀ। _੨। 


ਇਹ ਬਿਧਿ ਕਰਤ ਤਪਸਿਆ ਭਜਯੋ। ਦ੍ਰੈ ਤੇ ਏਕ ਰੂਪ ਹ੍ਹੈ ਗਯੋ। 

ਤਾਤ ਮਾਤ ਮੁਰ ਅਲਖ _ਅਰਾਧਾ। ਬਹੁ ਬਿਧਿ ਜੋਗ ਸਾਧਨਾ ਸਾਧਾ। _੩। 

ਤਿਨ ਜੋ ਕਰੀ ਅਲਖ ਕੀ ਸੇਵਾ। ਤਾ ਤੇ ਭਏ ਪ੍ਰਸੈਨਿ ਗੁਰਦੇਵਾ। 

ਤਿਨ ਪ੍ਰਭ ਜਬ ਆਇਸੁ ਮੁਹਿ ਦੀਆ। ਤਬ ਹਮ ਜਨਮ ਕਲੂ ਮਹਿ ਲੀਆ। ੪। 


ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸੂਤਿ ਪੁਭੁ ਚਰਨਨ ਮਹਿ। 
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕਿ ਪਠਾਯੋ। ੫। 


'ਭੂਅ ਲੋਕਿ” 


ਬਚਿਤ੍ਰ _ ਨਾਟਕ ੭੩ 


(ਗੁਰੂ) _ਰਾਮਦਾਸ _ਹਰਿ _ਨਾਲ _ਅਭੇਦ _ਹੋ ਗਏ ਅਤੇ ਗੁਰਿਆਈ (ਗੁਰੂ) _ਅਰਜਨ 
ਨੂੰ ਦੇ ਗਏ। ਜਦੋਂ (ਗੁਰੂ) ਅਰਜਨ ਪ੍ਰਭੂ-ਲੋਕ ਨੂੰ ਚਲੇ ਗਏ, (ਤਾਂ) ਉਨ੍ਹਾਂ ਦੀ ਥਾਂ ਤੇ (ਗੁਰੂ) 
ਹਰਿਗੋਬਿੰਦ ਨੂੰ ਠਹਿਰਾਇਆ _ ਗਿਆ।੧੧। _ਜਦੋਂ (ਗੁਰੂ) _ ਹਰਿਗੋਬਿੰਦ ਪਰਮਾਤਮਾ ਪਾਸ 


ਚਲੇ _ਗਏ, _(ਤਾਂ ਗੁਰੂ) ਹਰੀ ਰਾਇ ਨੂੰ ਉਨ੍ਹਾਂ ਦੇ ਸਥਾਨ ਉਤੇ ਬਿਠਾਇਆ _ਗਿਆ। ਉਨ੍ਹਾਂ 


ਦੇ ਪੁੱਤਰ (ਗੁਰੂ) _ਹਰਿ ਕ੍ਰਿਸ਼ਨ ਹੋਏ। ਉਨ੍ਹਾਂ _ਤੋਂ ਬਾਦ (ਗੁਰੂ) _ਤੇਗ _ਬਹਾਦੁਰ _ਹੋਏ।੧੨। 

(ਗੁਰੂ) _ਤੇਗ ਬਹਾਦੁਰ ਨੇ ਉਨ੍ਹਾਂ (ਬ੍ਰਾਹਮਣਾਂ) ਦੇ ਤਿਲਕ ਅਤੇ _ਜੰਜੂ _ਦੀ ਰਖਿਆ 
ਕੀਤੀ। (ਇਸ ਰੂਪ ਵਿਚ ਉਨ੍ਹਾਂ ਨੇ) _ਕਲਿਯੁਗ _ਵਿਚ ਇਕ _ਵੱਡਾ ਸਾਕਾ _ਕਰ _ਵਿਖਾਇਆ। 
ਸਾਧੂ-ਪੁਰਸ਼ਾਂ ਲਈ ਜਿਨ੍ਹਾਂ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ ਕਿ ਸੀਸ ਦੇ ਦਿੱਤਾ, ਪਰ 
(ਮੂੰਹੋਂ) ਸੀ ਤਕ ਨਹੀਂ __ਕੱਢੀ।੧੩। ਧਰਮ _(ਦੀ ਰਖਿਆ) ਲਈ ਜਿਨ੍ਹਾਂ ਨੇ _ਅਜਿਹਾ ਸਾਕਾ 
ਕੀਤਾ ਕਿ ਸੀਸ ਦੇ ਦਿੱਤਾ, ਪਰ (ਧਰਮ _ਉਤੇ ਅਟਲ ਰਹਿਣ ਦਾ) ਹਠ ਨਹੀਂ ਛਡਿਆ। 
(ਧਰਮ-ਕਰਮ _ਕਰਨ ਲਈ) ਜੋ (ਸਾਧਕ) ਨਾਟਕ ਅਤੇ ਚੇਟਕ ਕਰਦੇ ਹਨ (ਅਜਿਹੇ ਪੁਪੰਚਾਂ 
ਨੂੰ ਵੇਖ ਕੇ) ਹਰਿ-ਭਗਤਾਂ ਨੂੰ ਸ਼ਰਮ ਆਉਂਦੀ ਹੈ (ਪਰ ਗੁਰੂ ਜੀ ਨੇ ਹਰ _ਗੌਲ ਸਚ ਕਰ 
ਦਵਿਖਾਈ)।੧੪। 
ਦੰਹਰ” 

(ਗੁਰੂ ਜੀ ਨੇ _ਸ਼ਰੀਰ ਰੂਪੀ) _ਠੀਕਰਾ _ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ) _ਦੇ _ਸਿਰ 
ਉਤੇ ਭੰਨ _ਕੇ ਪ੍ਰਭੂ-ਲੋਕ _ਲਈ _ਪ੍ਰਸਥਾਨ _ਕੀਤੀ। _ (ਗੁਰੂ) _ਤੇਗ _ ਬਹਾਦੁਰ _ਵਰਗਾ__ ਮਹਾਨ 
ਕਾਰਜ _ਕਿਸੇ _ਹੋਰ ਤੋਂ ਨਹੀਂ _ਹੋਇਆ।੧੫। _(ਗੁਰੂ) _ਤੇਗ _ਬਹਾਦੁਰ ਦੇ ਚਲਾਣੇ ਦੇ ਕੌਤੁਕ 
ਨਾਲ ਸਾਰੇ ਜਗਤ _ਵਿਚ _ਸੋਗ ਛਾ _ਗਿਆ। ਜਗਤ ਵਿਚ _ਹਾ-ਹਾ-ਕਾਰ ਮਚ _ਗਿਆ, ਪਰ 
ਦੇਵ-ਪੁਰੀ ਵਿਚ ਜੈ-ਜੈ-ਕਾਰ ਹੋਣ ਲਗ _ਗਿਆ।੧੬। 

%ਆਹ%ਹਟ ਲੀ ਸਸਤਾ ਹੁੰਦੀ ਹੈ. ਸਭ ਲਭ _ਹੰ/੫/25੫/ 
ਚੱਪਣ/ 

ਹੁਣ ਮੈਂ ਆਪਣੀ ਵਾਰਤਾ _ਦਾ _ਬਖਾਨ _ਕਰਦਾ ਹਾਂ, ਜਿਸ ਤਰ੍ਹਾਂ _ਮੈਨੂੰ ਤਪ _ਕਰਦੇ 
ਨੂੰ ਲਿਆਉਂਦਾ _ਗਿਆ। _ਜਿਥੇ ਹੇਮਕੁੰਟ ਪਰਬਤ _ਹੈ ਅਤੇ ਜਿਥੇ _ਸੱਤ _(ਪਰਬਤੀ) _ਚੋਟੀਆਂ 
ਸੁਭਾਇਮਾਨ _ਹਨ।੧। _ਉਸ _ (ਸਥਾਨ _ਦਾ) ਨਾਂ 'ਸਪਤਸਿਰੰਗ` ਕਿਹਾ _ਜਾਣ _ਲਗਿਆ _ ਜਿਥੇ 
ਪਾਂਡਵਾਂ ਨੇ _ਰਾਜ-ਯੋਗ ਦੀ ਸਾਧਨਾ ਕੀਤੀ ਸੀ। ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪਸਿਆ 
ਕੀਤੀ _ਅਤੇ _ ਮਹਾਕਾਲ _ ਅਤੇ _ਕਾਲਿਕਾ _ਦੀ __ ਆਰਾਧਨਾ _ ਕੀਤੀ।੨। 

ਇਸ ਤਰ੍ਹਾਂ _ਤਪਸਿਆ _ਕਰਦੇ ਰਹੇ (ਅਤੇ _ਅੰਤ _ਵਿਚ _ਤਪਸਿਆ _ਦੇ ਫਲਸਰੂਪ) 

ਤੋਂ ਅਦੈਤ ਰੂਪ ਹੋ __ਗਏ। ਮੇਰੇ _ਮਾਤਾ ਪਿਤਾ ਨੇ _ਪਰਮਾਤਮਾ _ਦੀ _ਆਰਾਧਨਾ _ਕੀਤੀ 

ਬਹੁਤ ਤਰ੍ਹਾਂ _ਦੀ _ਯੋਗ-ਸਾਧਨਾ _ਕੀਤੀ।੩। ਉਨ੍ਹਾਂ ਨੇ _ਅਲੌਖ (ਪਰਮਾਤਮਾ) _ਦੀ ਜੋ 
ਕਰਕੇ _ਗੁਰਦੇਵ( ਪ੍ਰਭੂ) ਪ੍ਰਸੰਨ ਹੋਏ। _ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ 
ਤਦੋਂ ਅਸੀਂ _ ਕਲਿਯੁਗ _ ਵਿਚ _ਜਨਮ _ਲਿਆ। _੪। 
ਸਾਡਾ ਆਉਣ ਨੂੰ ਚਿੱਤ ਨਹੀਂ ਕਰਦਾ ਸੀ ਕਿਉਂਕਿ (ਸਾਡੀ) ਸੁਰਤਿ ਪ੍ਰਭੂ ਦੇ ਚਰਨਾਂ 
ਜਿਵੇਂ ਕਿਵੇਂ ਪ੍ਰਭੂ ਨੇ _ਸਾਨੂੰ ਸਮਝਾਇਆ ਅਤੇ _ਇਸ ਤਰ੍ਹਾਂ ਕਹਿ 
ਭੇਜਿਆ।੫। 


ਭੂਤ ਕ4 
ਹੇ 
2 


ਲਾ 
ਕੈ 
ਰਿ 
ਨੂੰ ੩ 


ਸੀ _ਦਸਮ-ਗ੍ੰਥ _ਸਾਹਿਬ 


%ਕਾਲ਼ ਪਰਖ ਭਾਲ /ਏਸ਼ ਕੱਟ ਪੱਤ 
ਚੱਪਣ/ 
ਜਬ ਪਹਿਲੇ ਹਮ ਸ੍ਰਿਸਟਿ ਬਨਾਈ। ਦਈਤ ਰਚੇ ਦੁਸਟ ਦੁਖ ਦਾਈ। 
ਤੇ ਭੁਜ ਬਲ ਬਵਰੇ ਹ੍ਹੈ ਗਏ। ਪੂਜਤ ਪਰਮ ਪੁਰੁਖ ਰਹਿ ਗਏ। ੬। 
ਤੇ ਹਮ ਤਮਕਿ ਤਨਿਕ ਮੋ ਖਾਪੇ। ਤਿਨ ਕੀ ਠਉਰ ਦੇਵਤਾ ਥਾਪੇ। 
ਤੇ ਭੀ ਬਲਿ ਪੂਜਾ ਉਰਝਾਏ। ਆਪਨ ਹੀ ਪਰਮੇਸੁਰ ਕਹਾਏ। ੭। 


ਮਹਾਦੇਵ ਅਚੁਤ _ਕਹਵਾਯੋ। _ਬਿਸਨ ਆਪ ਹੀ ਕੋ __ਠਹਰਾਯੋ। 
ਬ੍ਰਹਮਾ ਆਪ ਪਾਰਬ੍ਰਹਮ _ਬਖਾਨਾ। ਪ੍ਰਭ ਕੋ ਪ੍ਰਭੂ _ਨ__ਕਿਨਹੂੰ _ਜਾਨਾ। ੮। 
ਤਬ ਸਾਖੀ ਪ੍ਰਭ ਅਸਟ _ਬਨਾਏ। _ਸਾਖ ਨਮਿਤ ਦੇਬੇ _ਠਹਿਰਾਏ। 

ਤੇ ਕਹੈ ਕਰੋ ਹਮਾਰੀ ਪੂਜਾ। ਹਮ ਬਿਨੁ ਅਵਰੁ ਨ ਠਾਕੁਰੁ ਦੂਜਾ। ੯। 


ਪਰਮ _ਤਤ ਕੋ ਜਿਨ ਨ ਪਛਾਨਾ। ਤਿਨ ਕਰਿ ਈਸੁਰ ਤਿਨ ਕਹੁ” ਮਾਨਾ। 
ਕੇਤੇ ਸੂਰ ਚੰਦ ਕਹੁ _ਮਾਨੈ। _ਅਗਨਹੋੌਤੂ ਕਈ ਪਵਨ ਪ੍ਰਮਾਨੈ। _੧0। 
ਕਿਨ ਹੂੰ ਪ੍ਰਭੁ _ਪਾਹਿਨ _ਪਹਿਚਾਨਾ। ਨ੍ਹਾਤ _ਕਿਤੇ ਜਲ ਕਰਤ _ਬਿਧਾਨਾ। 


ਕੇਤਿਕ ਕਰਮ _ਕਰਤ _ਡਰਪਾਨਾ। ਧਰਮ ਰਾਜ _ਕੋ__ਧਰਮ _ਪਛਾਨਾ। _੧੧। 


ਜੇ ਪ੍ਰਭ ਸਾਖ ਨਮਿਤ _ਠਹਰਾਏ। ਤੇ ਹਿਆਂ ਆਇ ਪ੍ਰਭੂ _ਕਹਵਾਏ। 
ਤਾਕੀ ਬਾਤ _ਬਿਸਰ ਜਾਤੀ _ਭੀ। ਅਪਨੀ ਅਪਨੀ ਪਰਤ ਸੋਭ _ਭੀ। _੧੨। 
ਜਬ ਪ੍ਰਭ ਕੋ ਨ ਤਿਨੈ ਪਹਿਚਾਨਾ। ਤਬ ਹਰਿ ਇਨ ਮਨੁਛਨ _ਠਹਰਾਨਾ। 
ਤੇ ਭੀ ਬਸਿ ਮਮਤਾ ਹੁਇ ਗਏ। ਪਰਮੇਸੁਰ ਪਾਹਨ ਠਹਰਏ। ੧੩। 


ਤਬ ਹਰਿ ਸਿਧ ਸਾਧ ਠਹਿਰਾਏ। ਤਿਨ ਭੀ ਪਰਮ ਪੁਰਖੁ ਨਹਿ ਪਾਏ। 


ਜੇ ਕੋਈ ਹੋਤਿ ਭਯੋ ਜਗਿ _ਸਿਆਨਾ। ਤਿਨ ਤਿਨ ਅਪਨੋ ਪੰਥੁ _ਚਲਾਨਾ। _੧੪। 


ਪਰਮ ਪੁਰੁਖ _ਕਿਨਹੂੰ ਨਹ ਪਾਯੋ। _ਬੈਰ ਬਾਦ ਹੰਕਾਰ ਬਢਾਯੋ। 
ਪੇਡ ਪਾਤ ਆਪਨ ਤੇ ਜਲੈ। ਪੂਭ ਕੈ ਪੰਥ ਨ ਕੋਊ ਚਲੈ। ੧੫। 


ਜਿਨਿ ਜਿਨਿ _ਤਨਿਕਿ ਸਿਧ ਕੋ _ਪਾਯੋ। ਤਿਨਿ ਤਿਨਿ ਅਪਨਾ ਰਾਹੁ _ਚਲਾਯੋ। 


ਪਰਮੇਸੁਰ ਨ _ਕਿਨਹੂੰ _ਪਹਿਚਾਨਾ। ਮਮ _ਉਚਾਰਿ ਤੇ ਭਯੋ _ਦਿਵਾਨਾ। ੧੬। 
ਪਰਮਤਤ _ਕਿਨਹੂੰ ਨ _ਪਛਾਨਾ। ਆਪ ਆਪ ਭੀਤਰਿ _ਉਰਝਾਨਾ। 


ਤਬ ਜੇ ਜੇ ਰਿਖਿ ਰਾਜ ਬਨਾਏ। ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ। ੧੭। 


“ਹੀ? 


ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ, _(ਸਭ ਤੋਂ ਪਹਿਲਾਂ) ਦੁਸ਼ਟ ਅਤੇ ਦੋਖੀ ਦੈਤਾਂ 
ਦੀ ਰਚਨਾ _ਕੀਤੀ। _ਉਹ _ ਆਪਣੇ _ਭੁਜ-ਬਲ _ ਤੇ _ਪਾਗਲ _ਹੋ__ਗਏ ਅਤੇ ਪਰਮਾਤਮਾ _ਦੀ 
ਉਨ੍ਹਾਂ ਨੂੰ ਅਸੀਂ ਕ੍ਰੋਧਵਾਨ ਹੋ ਕੇ ਛਿਣ ਭਰ ਵਿਚ ਖਪਾ ਦਿੱਤਾ। 
ਦੀ ਥਾਂ ਤੇ ਦੇਵਤਿਆਂ ਦੀ ਸਥਾਪਨਾ _ਕੀਤੀ। _ਉਹ _ਵੀ ਆਪਣੀ _ਬਲੀ ਅਤੇ ਪੂਜਾ 
ਗਏ _ਅਤੇ ਆਪਣੇ _ਆਪ ਨੂੰ ਹੀ _ਪਰਮੇਸ਼ਵਰ _ ਅਖਵਾਉਣ _ਲਗੇ।੭। 


ਨੇ (ਆਪਣੇ ਆਪ ਨੂੰ) _ਅਡਿਗ _('ਅਚੁਤ') ਅਖਵਾਇਆ _ਅਤੇ _ਵਿਸ਼ਣੂ ਨੇ 
ਨੂੰ _(ਪਰਮੇਸ਼ਵਰ) ਸਥਾਪਿਤ _ਕੀਤਾ। ਬ੍ਰਹਮਾ _ਨੇ ਖੁਦ ਨੂੰ ਪਾਰਬ੍ਰਹਮ _ਦਸਿਆ 


ਨੂੰ ਪੁਭੂ _ਕਰ ਕੇ ਕਿਸੇ ਨੇ ਵੀ ਨਹੀਂ ਜਾਣਿਆ। _੮। ਤਦ (ਪਰਮਾਤਮਾ ਨੇ) 


੧ ਤੇ 


(ਚੰਦੂਮਾ, ਸੂਰਜ, ਪ੍ਰਿਥਵੀ, ਧੂਵ, ਅਗਨੀ, ਪਵਨ, ਪ੍ਰਤ੍ਯੂਸ਼ ਅਤੇ ਪ੍ਰਭਾਸ) ਬਣਾਏ 


ਕੇ = ਲਿਰ ਆਰ 


ਸਾਖੀ 
ਸਾਖ _(ਗਵਾਹੀ) ਦੇਣ ਲਈ ਸਥਾਪਿਤ _ਕੀਤੇ। (ਉਨ੍ਹਾਂ ਨੇ ਵੀ) ਕਹਿਣਾ ਸ਼ੁਰੂ _ਕਰ 
ਕਿ 
ਜਿਨ੍ਹਾਂ 


੧ 
ਜੱ. 


ਉੰਠੇਕਕ ਤੂ ਕਤ 
ਨ ਕੋ ਤੈ 


ਸਾਡੀ ਪੂਜਾ _ਕਰੋਂ (ਕਿਉਂਕਿ) ਸਾਡੇ ਤੋਂ ਬਿਨਾ _ਕੋਈ ਠਾਕੁਰ _ਨਹੀਂ_ਹੈ।੯। 
ਨੇ ਪਰਮ-ਤੱਤ੍ਰ ਨੂੰ ਨਹੀਂ ਪਛਾਣਿਆ, ਉਨ੍ਹਾਂ ਨੇ _ਅੱਠਾਂ ਸਾਖੀਆਂ ਨੂੰ ਈਸ਼ਵਰ 


ਕਰ ਕੇ ਮੰਨ _ਲਿਆ। ਕਿਤਨੇ ਹੀ ਚੰਦੂਮਾ ਅਤੇ ਸੂਰਜ ਨੂੰ ` ਮੰਨਣ _ਲਗੇ। ਕਈ _ਅਗਨੀ 
ਹੋੜ _ਕਰਦੇ ਰਹੇ ਅਤੇ _ਕਈ _ਪੌਣ ਨੂੰ ਮਾਨਤਾ ਦਿੰਦੇ _ਰਹੇ।੧)। ਕਈਆਂ ਨੇ ਪਥਰ ਨੂੰ 
ਪ੍ਰਭੂ ਕਰ _ਕੇ _ਪਛਾਣਿਆ _ਅਤੇ _ਕਈ ਜਲ _ਵਿਚ ਇਸ਼ਨਾਨ _ਕਰਨ _ਦਾ ਵਿਧਾਨ _ਕਰਦੇ 
ਰਹੇ। _ਕਈ ਕਰਮ ਕਰਦਿਆਂ ਡਰਦੇ ਰਹੇ _ਅਤੇ ਕਈਆਂ ਨੇ ਧਰਮਰਾਜ ਨੂੰ ਹੀ __ਪਰਮਾਤਮਾ 


ਸਮਝਣ ਦਾ ਵਿਚਾਰ ਪ੍ਰਚਲਿਤ _ਕੀਤਾ।੧੧। 


ਜੋ ਪ੍ਰਭੂ ਨੇ ਸਾਖੀ ਦੇਣ ਲਈ _ਸਥਾਪਿਤ ਕੀਤੇ ਸਨ, ਉਹ ਇਥੇ ਆ ਕੇ ਪ੍ਰਭੂ 
ਅਖਵਾਉਣ _ਲਗੇ। (ਉਨ੍ਹਾਂ ਨੂੰ) ਪ੍ਰਭੂ ਦੀ ਗੱਲ _ਹੀ ਭੂਲ ਗਈ ਅਤੇ ਆਪਣੀ _ਆਪਣੀ 
ਸ਼ੋਭਾ ਵਿਚ _ਹੀ ਲਗੇ ਰਹੇ।੧੨। ਜਦੋਂ ਉਨ੍ਹਾਂ ਨੇ ਪੂਭੂ ਨੂੰ ਨ ਪਛਾਣਿਆ ਤਾਂ ਹਰਿ ਨੇ ਇਨ੍ਹਾਂ 
ਮਨੁੱਖਾਂ ਨੂੰ ਕਾਇਮ _ਕੀਤਾ। _ਉਹ _ਵੀ ਮਮਤਾ ਦੇ ਵਸ ਹੋ ਗਏ ਅਤੇ ਪਰਮੇਸ਼ਵਰ ਨੂੰ ਮੂਰਤੀ 
ਵਿਚ _ ਮੰਨਣਾ _ ਸ਼ੁਰੂ _ਕੀਤਾ।੧੩। 


ਤਦ ਹਰਿ ਨੇ ਸਿੱਧ ਅਤੇ ਸਾਧ ਪੈਦਾ ਕੀਤੇ (ਪਰ) ਉਨ੍ਹਾਂ ਨੇ _ਵੀ ਪਰਮਾਤਮਾ ਨੂੰ 
ਪ੍ਰਾਪਤ ਨਹੀਂ _ਕੀਤਾ। ਜੇ _ਕੋਈ ਜਗਤ _ਵਿਚ ਸਿਆਣਾ ਹੋਇਆ ਤਾਂ ਉਸ ਨੇ ਵੀ ਆਪਣਾ 
ਆਪਣਾ _ (ਵਖਰਾ) _ਪੰਥ _ ਚਲਾਇਆ।੧੪। _ ਪਰਮ _ ਪੁਰਖ _ਕਿਸੇ _ਨੇ ਪ੍ਰਾਪਤ ਨਹੀਂ _ ਕੀਤਾ 
(ਸਗੋਂ) ਵੈਰ, ਵਾਦ-ਵਿਵਾਦ ਅਤੇ ਹੰਕਾਰ ਵਧਾ _ਲਿਆ (ਜਿਵੇਂ) ਬ੍ਰਿਛਾਂ ਦੇ ਪੱਤਰ ਆਪਣੇ 
ਆਪ _ਹੀ ਜਲਣ ਲਗਦੇ ਹਨ (ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ _ਕਾਰਨ _ਸੜ ਗਏ) 
ਪਰ ਪਰਮਾਤਮਾ _ਦੇ _ ਮਾਰਗ _ ਉਤੇ _ਕੋਈ _ਨਹੀਂ _ਚਲਿਆ।੧੫। 


ਚਲਾ _ਲਿਆ _ਹੈ। _ਪਰਮੇਸ਼ਵਰ ਨੂੰ ਕਿਸੇ _ਨੇ ਨਹੀਂ ਪਛਾਣਿਆ _ ਅਤੇ _ ਆਪਣੀ _ ਉਪਾਸਨਾ 


ਕਾਰਨ (ਸਭ) _ਦਿਵਾਨੇ ਹੋ _ਗਏ।੧੬। _ਪਰਮ-ਸੌਤਾ ਨੂੰ ਕਿਸੇ ਨੇ _ਨਹੀਂ _ਪਛਾਣਿਆ, _ ਆਪਣੇ 


ਆਪ ਵਿਚ _ਹੀ ਉਲਝ _ਗਏ। _ਤਦ ਜੋ ਜੋ ਰਾਜ ਰਿਸ਼ੀ ਬਣਾਏ ਗਏ, ਉਨ੍ਹਾਂ ਨੇ _ਫਿਰ 
ਆਪਣੀਆਂ _ ਸਮਿ੍‌ਤੀਆਂ _(ਧਰਮ-ਮਰਯਾਦਾ _ ਦੀਆਂ _ ਪੁਸਤਕਾਂ) _ਦਾ _ਪੁਚਲਨ _ ਕਰ _ ਦਿੱਤਾ।੧੭। 


ਸੀ _ਦਸਮ-ਗ੍ਰੰਥ _ਸਾਹਿਬ 


ਜੇ _ਸਿੰਮੂਤਨ ਕੇ ਭਏ ਅਨੁਰਾਗੀ। ਤਿਨ ਤਿਨ ਕ੍ਰਿਆ ਬੂਹਮ ਕੀ ਤਿਆਗੀ। 
ਜਿਨ ਮਨੁ ਹਰ ਚਰਨਨ _ਠਹਰਾਯੋ। ਸੋ ਸਿੰਮ੍ਰਿਤਨ ਕੇ ਰਾਹ ਨ ਆਯੋ। _੧੮। 
ਬੁਹਮਾ ਚਾਰ ਹੀ ਬੇਦ ਬਨਾਏ। ਸਰਬ ਲੋਕ ਤਿਹ ਕਰਮ _ਚਲਾਏ। 

ਜਿਨ ਕੀ ਲਿਵ ਹਰਿ ਚਰਨਨ ਲਾਗੀ। _ਤੇ ਬੇਦਨ ਤੇ ਭਏ ਤਿਆਗੀ। _੧੯। 


ਜਿਨ ਮਤਿ ਬੇਦ _ਕਤੇਬਨ _ਤਿਆਗੀ। ਪਾਰਬ੍ਰਹਮ ਕੇ _ਭੇ _ਅਨੁਰਾਗੀ। 

ਤਿਨ ਕੇ ਗੂੜ ਮਤਿ ਜੇ ਚਲਹੀ। ਭਾਤਿ ਅਨੇਕ ਦੂਖ ਸੋ _ਦਲਹੀ। ੨0। 
ਜੇ ਜੇ ਸਹਿਤ ਜਾਤਨ ਸੈਦੇਹਿ। ਪੁਭ ਕੇ ਸੈਗਿ ਨ ਛੋਡਤ ਨੇਹ। 

ਤੇ ਤੇ ਪਰਮ ਪੁਰੀ ਕਹਿ ਜਾਹੀ। ਤਿਨ ਹਰਿ ਸਿਉ ਅੰਤਰੁ ਕਿਛੁ ਨਾਹੀ। ੨੧। 


ਜੇ ਜੇ ਜੀਯ ਜਾਤਨ ਤੇ ਡਰੇ। ਪਰਮ ਪੁਰੁਖ ਤਜਿ ਤਿਨ ਮਗਿ_ਪਰੇ। 
ਤੇ ਤੇ ਨਰਕ ਕੁੰਡ ਮੋ ਪਰਹੀ। ਬਾਰ ਬਾਰ ਜਗ ਮੋ _ਬਪੁ _ਧਰਹੀ। ੨੨। 
ਤਬ ਹਰਿ ਬਹੁਰਿ ਦਤ _ਉਪਜਾਇਓ। ਤਿਨ ਭੀ ਅਪਨਾ ਪੰਥੁ _ਚਲਾਇਓ। 
ਕਰ ਮੋ ਨਖ ਸਿਰ ਜਟਾ ਸਵਾਰੀ। ਪੂਭ ਕੀ ਕ੍ਰਿਆ ਕਛੁ ਨ _ਬਿਚਾਰੀ। ੨੩। 


ਪੁਨਿ ਹਰਿ ਗੋਰਖ ਕੋ ਉਪਰਾਜਾ। ਸਿਖ ਕਰੇ ਤਿਨ ਹੂ ਬਡ ਰਾਜਾ। 

ਸੂਵਨ ਫਾਰਿ ਮੁਦ੍ਹਾ ਦੁਐ ਡਾਰੀ। ਹਰਿ ਕੀ ਪ੍ਰਤਿ ਰੀਤਿ ਨ ਬਿਚਾਰੀ। ੨੪। 
ਪੁਨਿ ਹਰਿ ਰਾਮਾਨੰਦ ਕੋ _ਕਰਾ। ਭੇਸ ਬੈਰਾਗੀ ਕੋ ਜਿਨਿ _ਧਰਾ। 
ਕੰਠੀ ਕੈਠਿ ਕਾਠ ਕੀ ਡਾਰੀ। ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ। ੨੫। 


ਜੇ ਪੁਭ ਪਰਮ ਪੁਰੁਖ ਉਪਜਾਏ। ਤਿਨ ਤਿਨ ਅਪਨੇ ਰਾਹ _ਚਲਾਏ। 
ਮਹਾਦੀਨ ਤਬਿ _ਪੂਭ _ਉਪਰਾਜਾ। ਅਰਬ _ਦੇਸ ਕੋ ਕੀਨੋ ਰਾਜਾ। ੨੬। 
ਤਿਨ ਭੀ ਏਕੁ ਪੰਥੁ _ਉਪਰਾਜਾ। ਲਿੰਗ ਬਿਨਾ ਕੀਨੇ ਸਭ _ਰਾਜਾ। 

ਸਭ ਤੇ ਅਪਨਾ ਨਾਮੁ _ਜਪਾਯੋ। ਸਤਿ ਨਾਮੁ ਕਾਹੂ ਨ ਦ੍ਰਿੜਾਯੋ। _੨੭। 


ਸਭ ਅਪਨੀ ਅਪਨੀ _ਉਰਝਾਨਾ। _ਪਾਰਬ੍ੂਹਮ _ਕਾਹੂੰ ਨ _ਪਛਾਨਾ। 
ਤਪ ਸਾਧਤ ਹਰਿ ਮੋਹਿ ਬੁਲਾਯੋ। ਇਮ ਕਹਿ _ਕੈ ਇਹ ਲੋਕ ਪਠਾਯੋ। ੨੮। 


%ਆਕਾਨ ਰਥ ਲਾਲ 
ਚੱਪਣ/ 

ਮੈ ਅਪਨਾ ਸੁਤ ਤੋਹਿ ਨਿਵਾਜਾ। ਪੰਥੁ ਪੁਚੁਰ _ਕਰਬੇ ਕਹ ਸਾਜਾ। 

ਜਾਹਿ ਤਹਾ ਤੈ ਧਰਮੁ ਚਲਾਇ। ਕਬੁਧਿ ਕਰਨ ਤੇ ਲੋਕ ਹਟਾਇ। ੨੯। 


ਬਚਿਤ੍ਰ _ ਨਾਟਕ ੭੫ 


ਜਿਹੜੇ ਜਿਹੜੇ (ਉਨ੍ਹਾਂ) _ਸਮ੍ਹਿਤੀਆਂ ਵਿਚ ਪ੍ਰੇਮ ਪਾਣ _ਲਗ _ਗਏ, ਉਨ੍ਹਾਂ _ਨੇ (ਸੱਚੀ) 
ਅਧਿਆਤਮਿਕ _ਸਾਧਨਾ _ਦਾ _ਤਿਆਗ _ਕਰ _ਦਿੱਤਾ। _ ਜਿਨ੍ਹਾਂ ਨੇ ਆਪਣਾ _ਮਨ _ਹਰਿ ਚਰਨਾਂ 
ਨਾਲ ਜੋੜਿਆ, _ਉਹ _ ਸਮਿਰਿਤੀਆਂ ਦੇ (ਧਰਮ) _ਮਾਰਗ _ਉਤੇ ਨਹੀਂ _ਚਲੇ।੧੮। ਬ੍ਰਹਮਾ _ਨੇ 
ਚਾਰ ਵੇਦਾਂ ਦੀ ਰਚਨਾ ਕੀਤੀ ਅਤੇ ਸਾਰੇ ਲੋਕਾਂ ਨੂੰ (ਵੇਦ ਅਨੁਸਾਰੀ) ਕਰਮ _ਮਾਰਗ _ਉਤੇ 
ਤੋਰਿਆ। (ਪਰ) _ ਜਿਨ੍ਹਾਂ ਦੀ _ਲਿਵ _ਹਰਿ-ਚਰਨਾਂ _ਨਾਲ _ਲਗ _ਗਈ, ਉਨ੍ਹਾਂ ਨੇ ਵੇਦਾਂ (ਦੇ 
ਮਾਰਗ ਦਾ) ਤਿਆਗ ਕਰ _ਦਿੱਤਾ।੧੯। 

ਜਿਨ੍ਹਾਂ ਨੇ ਵੇਦਾਂ ਅਤੇ _ਕਤੇਬਾਂ ਦੀ ਵਿਚਾਰਧਾਰਾ (ਮਤ) ਨੂੰ ਤਿਆਗ ਦਿੱਤਾ, (ਉਹ) 
ਪਾਰਬੂਹਮ _ਦੇ (ਸੱਚੇ _ਅਰਥਾਂ _ਵਿਚ) ਪ੍ਰੇਮੀ ਹੋ _ਗਏ। ਜੇ (ਕੋਈ) ਪਾਰਬ੍ਰਹਮ _ਦੇ ਗੰਭੀਰ 
ਸਿੱਧਾਂਤਾਂ ਅਨੁਸਾਰ _ਚਲੇਗਾ, _ਉਹ _(ਆਪਣੇ) _ਅਨੇਕ ਪ੍ਰਕਾਰ _ਦੇ ਦੁਖਾਂ ਨੂੰ _ਨਸ਼ਟ _ਕਰ 
ਦੇਵੇਗਾ।੨0। _ ਜਿਹੜੇ _ ਜਿਹੜੇ _ (ਸਾਧਕ) _ ਸ਼ਰੀਰ _ਉਤੇ _ ਕਸ਼ਟ _ ('ਜਾਤਨ”) _ਸਹਿਨ _ ਕਰਦੇ 
ਹਨ _ਪਰ _ ਪਰਮਾਤਮਾ _ ਨਾਲੋਂ __ਪਿਆਰ _ ਨਹੀਂ ਤੋੜਦੇ, _ਉਹ _ ਸਭ _ ਪਰਮਾਤਮਾ _ਦੇ _ਦੁਆਰ 
(ਪਰਮ-ਪੁਰੀ) _ਉਤੇ _ਜਾਣਗੇ। ਉਨ੍ਹਾਂ _ਦਾ _ਹਰਿ ਨਾਲੋਂ _ਕੋਈ _ਅੰਤਰ _ਨਹੀਂ__ਰਹਿ _ ਜਾਂਦਾ 
(ਅਰਥਾਤ _ ਅਦ੍ਰੈਤ _ ਅਵਸਥਾ _ ਨੂੰ ਪ੍ਰਾਪਤ _ ਕਰਦੇ _ਹਨ)।੨੧। 

ਜਿਹੜੇ ਜਿਹੜੇ _ਸਾਧਕ _ਕਸ਼ਟਾਂ ਤੋ ਡਰੇ _ਹਨ ਅਤੇ _ਪਰਮ-ਪੁਰਖ (ਦਾ ਅਧਿਆਤਮੀ 
ਮਾਰਗ) ਛਡ ਕੇ ਵੇਦਾਂ ਦੇ ਮਾਰਗ _ਉਤੇ ਪੈ ਗਏ ਹਨ, ਉਹ ਸਾਰੇ ਨਰਕ-ਕੁੰਡ ਵਿਚ ਪੈਣਗੇ 
ਅਤੇ ਜਗਤ ਵਿਚ ਮੁੜ ਮੁੜ ਕੇ ਸ਼ਰੀਰ ਧਾਰਨ _ਕਰਨਗੇ। _੨੨। ਤਦ ਫਿਰ ਹਰਿ ਨੇ 
ਦੱਤਾਤ੍ਰੇਯ _ਨੂੰ ਉਤਪੰਨ ਕੀਤਾ, _ਉਸ _ਨੇ _ਵੀ ਆਪਣਾ _ਧਰਮ-ਮਾਰਗ _ਚਲਾ _ਦਿੱਤਾ। _(ਉਸ 
ਨੇ) ਹੱਥਾਂ _ਵਿਚ ਨਹੁੰ ਅਤੇ _ਸਿਰ _ਉਤੇ _ਜਟਾਵਾਂ _ਸੰਵਾਰ ਲਈਆਂ ਅਤੇ ਪ੍ਰਭੂ _ਦੀ ਕਰਨੀ 
ਬਾਰੇ ਜ਼ਰਾ ਵਿਚਾਰ _ਨ _ਕੀਤਾ।੨੩। 

ਫਿਰ ਹਰਿ ਨੇ ਗੋਰਖ-ਨਾਥ _ਨੂੰ ਉਤਪੰਨ ਕੀਤਾ, ਉਸ ਨੇ ਵਡੇ ਵਡੇ ਰਾਜਿਆਂ ਨੂੰ 
ਆਪਣਾ ਸੇਵਕ _ਬਣਾ _ਲਿਆ। (ਉਸ ਨੇ) ਕੰਨ ਪਾੜ ਕੇ ਦੋ ਮੁੰਦਰਾਂ ਪਾ ਦਿੱਤੀਆਂ, 


ਨੂ 
ਬੈਰਾਗੀ ਭੇਖ ਧਾਰਨ ਕਰ _ਲਿਆ। _ਗੌਲ ਵਿਚ ਕਾਠ ਦੀ _ਕੌਠੀ ਪਾ ਲਈ, 


ਮੈਂ ਤੈਨੂੰ ਆਪਣੇ ਪੁੱਤਰ ਵਜੋਂ ਗੌਰਵ ਬਖ਼ਸ਼ਿਆ ਹੈ ਅਤੇ ਪੰਥ _ਦਾ ਕਰਨ 
ਲਈ _ਸੁਸਜਿਤ ਕੀਤਾ ਹੈ। ਉਥੇ ਜਾ ਕੇ ਤੂੰ ਧਰਮ-ਚੌਕਰ ਚਲਾਉਣਾ _ਹੈ ਅਤੇ _ਦੁਰਮਤਿ 
ਕਰਨ _ ਤੋਂ ਲੋਕਾਂ ਨੂੰ ਹਟਾਉਣਾ _ਹੈ।੨੯। 


੭ ੬ ਸੀ _ਦਸਮ-ਗ੍ਰੰਥ _ਸਾਹਿਬ 


ਕ/ਕਾਲਾਰ਼ 

ਦੰਹਰਾ 
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ। 
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ। ੩0। 


ਚੱਪਣ/ 
ਇਹ ਕਾਰਨਿ ਪ੍ਰਭ ਮੋਹਿ ਪਠਾਯੋ। ਤਬ ਮੈ ਜਗਤਿ ਜਨਮੁ ਧਰਿ ਆਯੋ। 
ਜਿਮ ਤਿਨ ਕਹੀ ਇਨੈ ਤਿਮ ਕਹਿਹੋ। ਅਉਰ ਕਿਸੁ ਤੇ ਬੈਰ ਨ ਗਹਿਹੌ। ੩੧। 
ਹਮ ਕੋ ਪਰਮੇਸੁਰ ਉਚਰਿ ਹੈ। ਤੇ ਸਭ ਨਰਕਿ ਕੁੰਡ ਮਹਿ ਪਰਿ ਹੈ। 
ਕੋ ਦਾਸੁ ਤਵਨ ਕਾ ਜਾਨੋ। ਯਾ ਮੈ ਭੇਦੁ ਨ ਰੰਚ ਪਛਾਨੋ। ੩੨। 
ਹੋ ਪਰਮ ਪੁਰਖ ਕੋ _ਦਾਸਾ। _ਦੇਖਨਿ ਆਯੋ ਜਗਤ ਤਮਾਸਾ। 
ਪ੍ਰਭ ਜਗਤਿ ਕਹਾ ਸੋ ਕਹਿ ਹੋ। ਮਿਰਿਤ ਲੋਗ ਤੇ ਮੋਨਿ ਨ ਰਹਿ ਹੋ। ੩੩। 


3 


੨ 27 ਤਤ 


ਨਰਾਲ _ਛੱਦਾ 
ਕਹਿਯੋ ਪ੍ਰਭੂ _ਸੁ_ਭਾਖਿਹੌ। _ਕਿਸੂ ਨ ਕਾਨ ਰਾਖਿਹੌ। 
ਕਿਸੂ ਨ ਭੇਖ ਭੀਜਹੌ। _ਅਲੇਖ ਬੀਜ _ਬੀਜਹੌ। _੩੪। 
ਪਖਾਣ ਪੂਜਿਹੌ ਨਹੀ। ਨ ਭੇਖ _ਭੀਜਹੌ ਕਹੀ। 
ਅਨੰਤ ਨਾਮੁ _ਗਾਇਹੌ। ਪਰਮ ਪੁਰੁਖ _ਪਾਇਹੋ। _੩੫। 


ਜਟਾ ਨ ਸੀਸ ਧਾਰਿਹੋ। ਨ ਮੁੰਦੂਕਾ ਸੁ _ਧਾਰਿਹੌ। 
ਨ ਕਾਨਿ ਕਾਹੂੰ ਕੀ ਧਰੋ। ਕਹਿਯੋ ਪੂ੍ਭੁ ਸੁ ਮੈ ਕਰੋ। ੩੬। 
ਭਜੋ ਸੁ ਏਕੁ ਨਾਮਯੰ। ਜੁ ਕਾਮ ਸਰਬ ਠਾਮਯੰ। 
ਨ ਜਾਪ ਆਨ ਕੋ _ਜਪੋ। ਨ ਅਉਰ ਥਾਪਨਾ ਥਪੋ। ੩੭। 


ਬਿਅੰਤਿ ਨਾਮੁ ਧਿਆਇਹੋ। ਪਰਮ ਜੋਤਿ ਪਾਇਹੋ। 
ਨ ਧਿਆਨ ਆਨ ਕੋ_ਧਰੋ। ਨ ਨਾਮੁ ਆਨਿ ਉਚਰੋ। ੩੮। 
ਤਵਿਕ ਨਾਮ _ਰਤਿਯੰ। ਨ ਆਨ ਮਾਨ ਮਤਿਯੰ। 
ਪਰਮ _ਧਿਆਨ ਧਾਰੀਯੰ। ਅਨੰਤ ਪਾਪ _ਟਾਰੀਯੰ। ੩੯। 
ਤੁਮੇਵ ਰੂਪ ਰਾਚਿਯੰ। ਨ ਆਨ ਦਾਨ ਮਾਚਿਯੰ। 
ਤਵਿਕ ਨਾਮੁ _ਉਚਾਰੀਯੰ। _ਅਨੰਤ ਦੂਖ _ਟਾਰੀਯੰ। _੪0। 


ਚੱਪਣ? 
ਜਿਨਿ ਜਿਨਿ ਨਾਮੁ ਤਿਹਾਰੋ ਧਿਆਇਆ। ਦੂਖ ਪਾਪ ਤਿਨ ਨਿਕਟਿ ਨ ਆਇਆ। 
ਜੇ ਜੇ ਅਉਰ ਧਿਆਨ ਕੋ _ਧਰਹੀ। _ਬਹਿਸਿ ਬਹਿਸਿ ਬਾਦਨ ਤੇ ਮਰਹੀ। ੪੧। 


ਬਚਿਤ੍ਰ _ ਨਾਟਕ ੭ ੬ 


ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾਂ ਕਰ ਕੇ ਬੇਨਤੀ ਕੀਤੀ ਕਿ 
ਜਦੋਂ ਤੁਸੀਂ ਸਹਾਇਤਾ _ ਕਰੋਗੇ _ਤਾਂ ਜਗਤ ਵਿਚ _ (ਨਿਸਚੇ _ਹੀ) ਪੰਥ _ਦਾ ਵਿਕਾਸ 
ਹੋਏ 


ਇਸ ਕਾਰਨ ਪ੍ਰਭੂ ਨੇ ਮੈਨੂੰ (ਇਸ _ਜਗਤ _ਵਿਚ) ਭੇਜਿਆ ਹੈ ਅਤੇ ਤਦ ਹੀ ਮੈਂ 
ਜਗਤ _ਵਿਚ ਜਨਮ _ਲਿਆ ਹੈ। ਜਿਵੇਂ ਪ੍ਰਭੂ ਨੇ ਕਿਹਾ ਹੈ, ਉਸੇ ਤਰ੍ਹਾਂ ਜਗਤ ਨੂੰ 
ਹੋਰ _ਕਿਸੇ _ਨਾਲ _ਵੈਰ ਨਹੀਂ __ਪਾਲਾਂਗਾ।੩੧। _ਜੋ ਲੋਕ _ਸਾਨੂੰ _ਪਰਮੇਸ਼ਵਰ ਕਹਿਣਗੇ 
ਸਾਰੇ _ਨਰਕ-ਕੁੰਡ _ਵਿਚ _ਪੈਣਗੇ। ਮੈਨੂੰ _ਪਰਮੇਸ਼ਵਰ _ਦਾ _ਦਾਸ _ਸਮਝੋ। _ਇਸ _(ਗੱਲ) 
ਜ਼ਰਾ ਜਿੰਨਾ ਵੀ ਫ਼ਰਕ _ਨ _ਸਮਝੋ।੩੨। ਮੈਂ ਤਾਂ ਪਰਮ-ਪੁਰਖ (ਪਰਮਾਤਮਾ) _ਦਾ ਦਾਸ 
ਅਤੇ _ਜਾਗਤਿਕ ਪਰਪੰਚ _ਦਾ _ਤਮਾਸ਼ਾ ਦੇਖਣ ਆਇਆ ਹਾਂ। ਪ੍ਰਭੂ ਨੇ ਜੋ ਕਿਹਾ ਹੈ, 
ਜਗਤ ਵਿਚ _ਕਹਾਂਗਾ _ਅਤੇ _ਮਰਨ-ਸ਼ੀਲ ਸੰਸਾਰ (ਤੋਂ ਕਿਸੇ ਤਰ੍ਹਾਂ ਡਰ ਕੇ) 
ਰਹਾਂਗਾ।੩੩। 
ਨਰ _ਛੱਟ 
ਪ੍ਰਭੂ ਨੇ _(ਜੋ ਕੁਝ) ਕਿਹਾ ਹੈ, ਉਹੀ (ਮੈਂ) ਕਹਾਂਗਾ, ਕਿਸੇ ਦੀ ਵੀ ਪਰਵਾਹ ਨਹੀਂ 
ਬੀਜ 


ਕੈ ਕੰ ੫ ਕੰ ਤੂ 


ਰਖਾਂਗਾ। _ਕਿਸੇ ਭੇਖ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ ਅਤੇ ਪ੍ਰਭੂ _('ਅਲੇਖ” ਦੇ ਨਾਂ ਦਾ) 
ਬੀਜਾਂਗਾ (ਅਰਥਾਤ ਪ੍ਰਚਾਰ ਕਰਾਂਗਾ) _।੩੪। ਮੈਂ _ਪੱਥਰ-ਪੂਜ ਨਹੀਂ ਹਾਂ ਅਤੇ ਨ ਹੀ (ਕਿਸੇ 
ਵਿਸ਼ੇਸ਼) ਭੇਖ ਵਿਚ _ਭਿਜਣ ਵਾਲਾ ਹਾਂ। (ਮੈਂ) ਪ੍ਰਭੂ ਦੇ _ਨਾਮ ਦਾ ਸਿਮਰਨ _ਕਰਾਂਗਾ ਅਤੇ 


ਪਰਮ _ ਪੁਰਖ ਨੂੰ ਪ੍ਰਾਪਤ _ਕਰਾਂਗਾ।੩੫। 

(ਮੈਂ) ਸੀਸ ਉਤੇ _ਜਟਾਵਾਂ ਧਾਰਨ ਨਹੀਂ ਕਰਾਂਗਾ ਅਤੇ ਨ ਹੀ (ਕੰਨਾਂ ਵਿਚ) ਮੁੰਦਰਾਂ 
ਪਾਵਾਂਗਾ। _ਮੈ'__ਕਿਸੇ ਦੀ ਪਰਵਾਹ _ਨਹੀਂ ਕਰਾਂਗਾ, ਜੋ ਪ੍ਰਭੁ _ਨੇ ਕਿਹਾ _ਹੈ, ਉਹੀ 
ਕਰਾਂਗਾ।੩੬। (ਮੈਂ ਕੇਵਲ) ਇਕ (ਪ੍ਰਭੂ ਦੇ) ਨਾਮ ਦਾ ਭਜਨ [ 
ਉਤੇ ਕੰਮ ਆਉਣ ਵਾਲਾ ਹੈ। (ਮੈਂ) ਕਿਸੇ ਹੋਰ ਦਾ ਜਾਪ ਨਹੀਂ 
ਹੌਰ ਕੋਈ ਸਥਾਪਨਾ _ਕਰਾਂਗਾ।੩੭। 

(ਮੈਂ) ਪ੍ਰਭੂ (ਬੇਅੰਤ) ਦੇ _ਨਾਮ _ਦਾ ਸਿਮਰਨ _ਕਰਾਂਗਾ ਅਤੇ 
ਪ੍ਰਾਪਤ _ਕਰਾਂਗਾ। (ਮੈਂ) ਕਿਸੇ ਹੋਰ (ਇਸ਼ਟ-ਦੇਵ ਦਾ) ਧਿਆਨ ਨਹੀਂ __ਧਰਾਂਗਾ ਅਤੇ ਨ ਹੀ 
(ਕਿਸੇ) ਦੂਜੇ _ਦਾ _ਨਾਮ _ਉਚਾਰਾਂਗਾ।੩੮। ਤੇਰੇ ਇਕ _ਨਾਮ _ਵਿਚ 
ਜਾਵਾਂਗਾ, _ਹੋਰ ਕਿਸੇ _ਮਾਨ-ਸਨਮਾਨ _ਵਿਚ _ ਮਗਨ _ ਨਹੀਂ __ਹੋਵਾਂਗਾ। _(ਸੈਂ _ਪਰਮਾਤਮਾ _ਦੇ) 

ਅਤੇ 


ਪਾਪਾਂ ਨੂੰ ਟਾਲ _ਦਿਆਂਗਾ।੩੯। ਤੇਰੇ ਹੀ ਰੂਪ ਵਿਚ _ਲੀਨ_ ਹੋਵਾਂਗਾ 


ਜਿਸ ਜਿਸ ਨੇ ਤੇਰੇ ਨਾਮ ਦੀ ਆਰਾਧਨਾ ਕੀਤੀ ਹੈ, ਉਸ ਦੇ ਨੇੜੇ ਦੁਖ ਅਤੇ ਪਾਪ 
ਨਹੀਂ ਆਉਂਦੇ _ਹਨ। _ ਜਿਹੜੇ _ਜਿਹੜੇ ਹੋਰਨਾਂ ਦੇ ਧਿਆਨ ਨੂੰ _ਧਾਰਦੇ _ਹਨ 
(ਅਧਿਆਤਮਿਕ) _ ਝਗੜਿਆਂ ਵਿਚ ਬਹਿਸ _ਬਹਿਸ ਕੇ ਮਰਦੇ _ਹਨ।੪੧। 


ਤੀ 


ਸੀ _ਦਸਮ-ਗ੍ਰੰਥ _ਸਾਹਿਬ 


ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵਿ ਪਠਾਏ। 
ਜਹਾ ਤਹਾ ਤੁਮ ਧਰਮ _ਬਿਥਾਰੋ। ਦੁਸਟ ਦੋਖਯਨਿ ਪਕਰਿ _ਪਛਾਰੋ। _੪੨। 
ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹੁ ਸਾਧੂ ਸਭ _ਮਨਮੰ। 
ਧਰਮ _ਚਲਾਵਨ _ਸੰਤ _ਉਬਾਰਨ। _ਦੁਸਟ ਸਭਨ ਕੋ ਮੂਲ ਉਪਾਰਿਨ। ੪੩। 


ਜੇ ਜੇ ਭਏ ਪਹਿਲ ਅਵਤਾਰਾ। ਆਪੁ ਆਪੁ ਤਿਨ ਜਾਪੁ _ਉਚਾਰਾ। 
ਪ੍ਰਭ ਦੋਖੀ ਕੋਈ ਨ ਬਿਦਾਰਾ। ਧਰਮ ਕਰਨ ਕੋ ਰਾਹੁ ਨ ਡਾਰਾ। ੪੪। 
ਜੇ ਜੇ ਗਉਸ ਅੰਬੀਆ ਭਏ। ਮੈ ਮੈ ਕਰਤ ਜਗਤ ਤੇ ਗਏ। 

ਮਹਾਪੁਰੁਖ ਕਾਹੂੰ ਨ ਪਛਾਨਾ। ਕਰਮ ਧਰਮ ਕੋ ਕਛੂ ਨ _ਜਾਨਾ। ੪੫। 


ਅਵਰਨ ਕੀ ਆਸਾ ਕਿਛੁ ਨਾਹੀ। ਏਕੈ ਆਸ ਧਰੋ ਮਨ ਮਾਹੀ। 
ਆਨ ਆਸ ਉਪਜਤ ਕਿਛੁ ਨਾਹੀ। ਵਾ ਕੀ ਆਸ ਧਰੋ ਮਨ ਮਾਹੀ। ੪੬। 


ਦੰਹਣਾ 
ਕੋਈ ਪੜਤਿ ਕੁਰਾਨ ਕੋ ਕੋਈ ਪੜਤ _ਪੁਰਾਨ। 
ਕਾਲ ਨ ਸਕਤ _ਬਚਾਇਕੈ ਫੋਕਟ ਧਰਮ _ਨਿਦਾਨ। ੪੭। 
ਚੱਪਲਾਂ 
ਕਈ ਕੋਟਿ ਮਿਲਿ ਪੜਤ _ਕੁਰਾਨਾ। _ਬਾਚਤ ਕਿਤੇ ਪੁਰਾਨ ਅਜਾਨਾ। 
ਅੰਤਿ ਕਾਲਿ ਕੋਈ ਕਾਮ ਨ ਆਵਾ। ਦਾਵ ਕਾਲ ਕਾਹੂੰ ਨ ਬਚਾਵਾ। ੪੮। 
ਕਿਉ ਨ ਜਪੋ ਤਾ ਕੋ ਤੁਮ ਭਾਈ। ਅੰਤਿ ਕਾਲਿ ਜੋ ਹੋਇ ਸਹਾਈ। 
ਫੋਕਟ ਧਰਮ ਲਖੋ ਕਰ _ਭਰਮਾ। ਇਨ ਤੇ ਸਰਤ ਨ ਕੋਈ ਕਰਮਾ। ੪੯। 
ਇਹ ਕਾਰਨਿ ਪ੍ਰਭ _ਹਮੈ _ਬਨਾਯੋ। ਭੇਦੁ ਭਾਖਿ ਇਹ ਲੋਕ ਪਠਾਯੋ। 
ਜੋ ਤਿਨ ਕਹਾ ਸੁ ਸਭਨ ਉਚਰੋਂ। ਡਿੰਭ ਵਿੰਭ ਕਛੂ ਨੈਕ ਨ _ਕਰੋ। _੫0। 


ਰਸ਼ਾਫਲ ਛੰਟਾ 

ਨ ਜਟਾ ਮੁੰਡਿ ਧਾਰੌ। ਨ ਮੁੰਦੂਕਾ ਸਵਾਰੌ। 

ਜਪੋ ਤਾਸ ਨਾਮੰ। ਸਰੈ ਸਰਬ _ਕਾਮੰ। ੫੧। 

ਨ ਨੈਨ ਮਿਚਾਉ। ਨ ਡਿੰਭੰ ਦਿਖਾਉ। 

ਨ ਕੁਕਰਮੌ ਕਮਾਉ। ਨ ਭੇਖੀ ਕਹਾਉ। ੫੨। 

ਚੱਪਲਾਂ 

ਜੇ ਜੇ ਭੇਖ ਸੁ ਤਨ ਮੈ ਧਾਰੈ। ਤੇ ਪੂਭ ਜਨ ਕਛੁ ਕੈ ਨ ਬਿਚਾਰੈ। 
ਸਮਝ ਲੇਹੁ ਸਭ ਜਨ ਮਨ _ਮਾਹੀ। ਡਿੰਭਨ ਮੈ ਪਰਮੇਸੁਰ ਨਾਹੀ। ੫੩। 


ਬਚਿਤ੍ਰ _ ਨਾਟਕ ੭੭ 


ਇਹੀ ਕੰਮ (ਕਰਨ ਲਈ) ਅਸੀਂ ਜਗਤ ਵਿਚ ਆਏ ਹਾਂ, ਧਰਮ (ਦੇ ਪਸਾਰ) ਲਈ 
ਨਿਰਾਕਾਰ (ਗੁਰਦੇਵ) ਨੇ ਭੇਜਿਆ ਹੈ। ਜਿਥੇ _ਕਿਥੇ _(ਸਰਬਤ੍ਰ) ਤੁਸੀਂ ਧਰਮ _ਦਾ ਵਿਸਤਾਰ 
ਕਰੋ ਅਤੇ ਦੁਸ਼ਟਾਂ ਅਤੇ ਦੋਖੀਆਂ ਨੂੰ ਪਕੜ _ਕੇ _ਪਛਾੜ _ਦਿਓ।੪੨। ਇਸੇ ਕੰਮ ਲਈ ਅਸੀਂ 
ਜਨਮ _ਧਾਰਨ ਕੀਤਾ _ਹੈ। ਹੇ ਸਾਧੂ ਪੁਰਸ਼ੋ ! ਇਸ ਨੂੰ ਚੰਗੀ ਤੜ੍ਹਾਂ ਮਨ ਵਿਚ ਸਮਝ _ਲਵੋ। 
(ਇਸ ਤਰ੍ਹਾਂ ਸਾਡਾ _ਕਰਤੱਵ ਹੈ ਕਿ) ਧਰਮ ਨੂੰ ਚਲਾਇਆ ਜਾਏ ਅਤੇ _ਸੰਤਾਂ ਦਾ _ਉਂਧਾਰ 


ਕੀਤਾ _ਜਾਏ _ਅਤੇ _ਸਾਰਿਆਂ ਦੁਸ਼ਟਾਂ ਨੂੰ ਜੜ੍ਹੋਂ _ਪੁਟਿਆ _ਜਾਏ।੪੩। 

ਜਿਹੜੇ ਜਿਹੜੇ _ਪਹਿਲੇ ਅਵਤਾਰ _ਹੋਏ ਹਨ, ਉਨ੍ਹਾਂ ਨੇ _ਆਪਣੇ ਆਪਣੇ _(ਨਾਮ ਦਾ) 
ਜਾਪ ਕਰਵਾਇਆ ਹੈ। _ਕਿਸੇ ਵੀ ਪ੍ਰ੍ਭੂ-ਦੋਖੀ ਦਾ ਨਾਸ਼ ਨਹੀਂ ਕੀਤਾ ਅਤੇ ਨ ਹੀ (ਲੋਕਾਂ 
ਨੂੰ) ਧਰਮ _ਕਰਨ ਵਾਲੇ _ਰਾਹ _ਉਤੇ ਪਾਇਆ _ਹੈ।੪੪। ਜਿਹੜੇ _ਜਿਹੜੇ _ਪੀਰ-ਫ਼ਕੀਰ ਅਤੇ 
ਨੱਬੀ ਹੋਏ ਹਨ, (ਉਹ ਸਾਰੇ) ਮੈਂ ਮੈਂ ਕਰਦਿਆਂ ਜਗਤ ਤੋਂ ਗਏ ਹਨ। ਕਿਸੇ ਨੇ ਵੀ ਮਹਾ- 
ਪੁਰਖ (ਪ੍ਰਭੂ) ਨੂੰ _ਨਹੀਂ ਪਛਾਣਿਆ _ਅਤੇ _ਧਰਮ-ਕਰਮ ਨੂੰ ਵੀ ਕੁਝ _ਨਹੀਂ _ਜਾਣਿਆ।੪੫। 

ਹੋਰਨਾਂ ਦੀ ਆਸ ਦਾ ਕੁਝ ਵੀ (ਮਹੱਤਵ) ਨਹੀਂ ਹੈ, ਇਕੋ (ਨਿਰੰਕਾਰ) ਦੀ ਆਸ 
ਨੂੰ ਮਨ ਵਿਚ _ਧਾਰਨ _ਕਰੋ। _ਹੋਰਨਾਂ (ਦੇਵੀ-ਦੇਵਤਿਆਂ) ਦੀ ਆਸ ਤੋਂ ਕੁਝ ਵੀ ਹਾਸਲ 
ਨਹੀਂ _ਹੁੰਦਾ। (ਇਸ ਲਈ ਕੇਵਲ) ਉਸ ਪ੍ਰਭੂ ਦੀ _ਆਸ ਨੂੰ ਮਨ ਵਿਚ ਧਾਰਨ _ਕਰੋ।੪੬। 
ਦੰਹਰ” 

ਕੋਈ ਕੁਰਾਨ ਨੂੰ ਪੜ੍ਹਦਾ ਹੈ ਅਤੇ _ਕੋਈ ਪੁਰਾਣ ਪੜ੍ਹਦਾ ਹੈ। _(ਪਰ) ਇਹ _ਸਭ 
ਵਿਅਰਥ _ ਧਾਰਮਿਕ _ ਉਪਚਾਰ _ ਹਨ __ ਅਤੇ _ਕਾਲ _ਤੋਂ ਬਚਾ __ ਨਹੀਂ _ ਸਕਦੇ।8੭। 
ਚੱਪਣ/ 

ਕਈ ਕਰੋੜਾਂ (ਲੋਕ) ਮਿਲ ਕੇ ਕੁਰਾਨ ਪੜ੍ਹਦੇ ਹਨ ਅਤੇ (ਕਈ) ਅਣਜਾਣ ਲੋਕ 
ਪੁਰਾਣਾਂ ਨੂੰ _ਵਾਚਦੇ ਹਨ, (ਪਰ) _ਅੰਤ-ਕਾਲ (ਇਨ੍ਹਾਂ ਵਿਚੋਂ) ਕੋਈ ਵੀ ਕੰਮ ਨਹੀਂ ਆਉਂਦਾ 
(ਕਿਉਂਕਿ) ਕਾਲ ਦੇ ਦਾਓ ਤੋਂ ਕੋਈ ਵੀ ਬਚਾ ਨਹੀਂ ਸਕਦਾ।੪੮। ਹੇ ਭਾਈ ! ਤੂੰ ਉਸ 
ਦੀ _ਆਰਾਧਨਾ ਕਿਉਂ ਨਹੀਂ ਕਰਦਾ ਜੋ __ਅੰਤ-ਕਾਲ ਸਹਾਇਕ ਹੁੰਦਾ ਹੈ। ਫੋਕਟ ਧਰਮਾਂ 
ਨੂੰ ਭਰਮ ਸਮਝੋ (ਕਿਉਂਕਿ) ਇਨ੍ਹਾਂ ਤੋਂ ਕੋਈ ਵੀ ਕੰਮ ਰਾਸ ਨਹੀਂ ਆ _ਸਕਦਾ। _੪੯। 

ਇਸ ਕਰਕੇ ਪ੍ਰਭੂ ਨੇ _ਸਾਡੀ _ਸਿਰਜਨਾ ਕੀਤੀ ਹੈ ਅਤੇ _(ਇਹ ਸਾਰਾ) ਭੇਦ ਦਸ 
ਕੇ ਇਸ ਲੋਕ ਵਿਚ ਭੇਜਿਆ ਹੈ। ਜੋ ਉਸ ਨੇ ਕਿਹਾ ਹੈ, (ਕੇਵਲ) ਉਹੀ ਸਾਰਿਆਂ ਨੂੰ 
ਦਸਾਂਗਾ _ਅਤੇ _ਕੋਈ _ਵੀ ਪਾਖੰਡ _ ਆਦਿ _ ਬਿਲਕੁਲ _ਨਹੀਂ __ਕਰਾਂਗਾ।੫0। 
ਰਸ਼ਾਵਲ ਛੰਟਾ 

(ਮੈਂ) ਨ ਸਿਰ ਉਤੇ ਜਟਾਵਾਂ ਧਾਰਨ ਕਰਾਂਗਾ, ਨ (ਕੰਨਾਂ ਵਿਚ) ਮੁੰਦਰਾਂ ਪਾਵਾਂਗਾ, 
(ਕੇਵਲ) _ਉਸ ਦੇ ਨਾਮ ਨੂੰ ਜਪਾਂਗਾ, _(ਜਿਸ _ਕਰਕੇ) _ਸਾਰੇ _ਕੰਮ _ਸਿਰੇ ਚੜ੍ਹਦੇ _ਹਨ।੫੧। 
ਨ ਅੱਖਾਂ ਮੀਟ ਕੇ _(ਬੈਠਾਂਗਾ), ਨ ਹੀ ਕੋਈ ਪਾਖੰਡ ਜਾਂ ਆਡੰਬਰ _ਦਿਖਾਵਾਂਗਾ। ਨ ਕੋਈ 
ਮਾੜਾ _ ਕਰਮ _ ਕਰਾਂਗਾ _ਅਤੇ _ਨ ਹੀ (ਕੋਈ ਵਿਸ਼ੇਸ਼) _ਭੇਖਧਾਰੀ _ਅਖਵਾਵਾਂਗਾ।੫੨। 
ਜਪਣ 

ਜੋ ਜੋ (ਸਾਧਕ) ਸ਼ਰੀਰ ਉਤੇ (ਕੋਈ ਨ ਕੋਈ) ਭੇਖ _ਧਾਰਨ _ਕਰਦੇ ਹਨ, ਉਨ੍ਹਾਂ 
(ਭੇਖਧਾਰੀਆਂ ਨੂੰ) ਸੱਚੇ _ਸਾਧਕ _(ਪ੍ਰਭੂ-ਜਨ) _ਕੁਝ _ਵੀ _ਨਹੀਂ _ਸਮਝਦੇ। _ਸਭ _ਲੋਕ (ਇਸ 
ਗੌਲ ਨੂੰ ਚੰਗੀ ਤਰ੍ਹਾਂ) ਆਪਣੇ _ਮਨ _ਵਿਚ _ਸਮਝ _ਲੈਣ ਕਿ ਪਾਖੰਡਾਂ _ਵਿਚ _ਪਰਮੇਸ਼ਵਰ 
ਨਹੀਂ _ਹੈ _ (ਅਰਥਾਤ _ ਪਾਖੰਡੀਆਂ ਨੂੰ _ ਪਰਮਾਤਮਾ ਪ੍ਰਾਪਤ _ਨਹੀਂ__ ਹੁੰਦਾ)।੫੩। 


ਦੀ ਦਿ 


ਸੀ _ਦਸਮ-ਗ੍ਰੰਥ _ਸਾਹਿਬ 


ਜੇ ਜੇ ਕਰਮ ਕਰਿ ਡਿੰਭ ਦਿਖਾਹੀ। ਤਿਨ ਪਰਲੋਕਨ ਮੋ ਗਤਿ ਨਾਹੀ। 
ਜੀਵਤ ਚਲਤ _ਜਗਤ _ਕੇ _ਕਾਜਾ। ਸ੍ਰਾਂਗ ਦੇਖਿ ਕਰਿ _ਪੂਜਤ ਰਾਜਾ। _੫੪। 


ਸੁਆਂਗਨ ਮੈ ਪਰਮੇਸੁਰ ਨਾਹੀ। ਖੋਜਿ ਫਿਰੈ ਸਭ ਹੀ ਕੋ ਕਾਹੀ। 
ਅਪਨੋ ਮਨੁ _ਕਰ ਮੋ ਜਿਹ _ਆਨਾ। ਪਾਰਬ੍ਰਹਮ ਕੋ _ਤਿਨੀ ਪਛਾਨਾ। ੫੫। 


ਦੰਹਰ” 
ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਿ _ਕੀਨ। 
ਅੰਤਿ ਕਾਲਿ ਕਾਤੀ ਕਟਿਯੋ ਬਾਸੁ ਨਰਕ ਮੋ _ਲੀਨ। _੫੬। 
ਚੱਪਣ/ 
ਜੇ ਜੇ ਜਗ ਕੋ ਡਿੰਭ ਦਿਖਾਵੈ। ਲੋਗਨ ਮੂੰਡਿ ਅਧਿਕ ਸੁਖ ਪਾਵੈ। 
ਨਾਸਾ _ਮੂੰਦ ਕਰੈ ਪਰਣਾਮੰ। ਫੋਕਟ ਧਰਮ ਨ ਕਉਡੀ ਕਾਮੰ। ੫੭। 
ਫੋਕਟ ਧਰਮ ਜਿਤੇ ਜਗ _ਕਰਹੀ। _ਨਰਕਿ ਕੁੰਡ ਭੀਤਰ ਤੇ ਪਰਹੀ। 
ਹਾਥ ਹਲਾਏ ਸੁਰਗਿ ਨ ਜਾਹੂ। ਜੋ ਮਨੁ ਜੀਤ ਸਕਾ ਨਹਿ ਕਾਹੂ। ੫੮। 


ਕ/ਕਾਲਾਰ਼ 
ਦੰਹਰਾ 


ਕੌ ਗਰ 


ਪ੍ਰਭ ਕੋ ਧਿਆਇ ਹੈ ਅੰਤਿ ਸੁਰਗ ਕੋ ਜਾਹਿ। ੫੯। 
ਦੰਹਰ” 

ਹਰਿ ਹਰਿ ਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ। 

ਜਲ ਤੇ ਉਪਜਿ ਤਰੰਗ ਜਿਉ ਜਲ ਹੀ ਬਿਖੈ ਸਮਾਹਿ। ੬0। 


ਚੱਪਲਾਂ 
ਜੇ ਜੇ ਬਾਦਿ ਕਰਤ ਹੰਕਾਰਾ। ਤਿਨ ਤੇ ਭਿੰਨ ਰਹਤ _ਕਰਤਾਰਾ। 
ਬੇਦ ਕਤੇਬ ਬਿਖੈ ਹਰਿ ਨਾਹੀ। ਜਾਨ ਲੇਹੁ ਹਰਿ ਜਨ ਮਨ _ਮਾਹੀ। ੬੧। 
ਆਂਖ ਮੂੰਦਿ ਕੋਊ ਡਿੰਭ ਦਿਖਾਵੈ। ਆਂਧਰ _ਕੀ ਪਦਵੀ ਕਹ ਪਾਵੈ। 
ਆਂਖਿ ਮੀਚ ਮਗੁ ਸੂਝਿ ਨ ਜਾਈ। ਤਾਹਿ ਅਨੰਤ ਮਿਲੈ ਕਿਮ ਭਾਈ। ੬੨। 


ਬਹੁ _ਬਿਸਥਾਰ ਕਹ ਲਉ ਕੋਈ ਕਹੈ। ਸਮਝਤ _ਬਾਤਿ ਥਕਤਿ ਹੁਐ ਰਹੇ। 
ਰਸਨਾ ਧਰੈ ਕਈ ਜੋ ਕੋਟਾ। ਤਤਦਪਿ ਗਨਤ ਤਿਹ ਪਰਤ ਸੁ _ਤੋਟਾ। ੬੩। 


ਬਚਿਤ੍ਰ _ ਨਾਟਕ ੮ 


ਜਿਹੜੇ ਜਿਹੜੇ (ਲੋਕ) _ਕਰਮ _ਕਰ _ਕੇ ਪਾਖੰਡ _ਵਿਖਾਉਂਦੇ ਹਨ, ਉਨ੍ਹਾਂ ਲੋਕਾਂ _ਦੀ 
ਪਰਲੋਕ _ਵਿਚ _ਗਤੀ ਨਹੀਂ ਹੁੰਦੀ। (ਉਨ੍ਹਾਂ ਦੇ) _ਜੀਉਂਦਿਆਂ ਸੰਸਾਰਿਕ ਕੰਮ _ਚਲਦੇ ਰਹਿੰਦੇ 
ਹਨ (ਅਰਥਾਤ _ਮਾਨ _ਮਰਯਾਦਾ _ਬਣੀ ਰਹਿੰਦੀ ਹੈ) ਅਤੇ ਉਨ੍ਹਾਂ ਦੇ (ਬਾਹਰਲੇ) ਸਾਂਗ ਨੂੰ 
ਵੇਖ _ਕੇ (ਕਈ) ਰਾਜੇ _ਵੀ (ਉਨ੍ਹਾਂ ਦੀ) ਪੂਜਾ _ਕਰਨ _ਲਗ ਜਾਂਦੇ _ਹਨ।੫੪। 

(ਪਰ ਸੱਚੀ _ਗੱੌਲ _ਇਹ ਹੈ ਕਿ।ਸਾਂਗਾਂ ਰਾਹੀਂ _ਪਰਮੇਸ਼ਵਰ ਨਹੀਂ ਮਿਲਦਾ (ਭਾਵੇਂ) 
ਸਾਰੇ ਲੋਕ ਕਿਤੇ ਵੀ (ਕਿਉਂ ਨ) ਖੋਜਦੇ ਫਿਰਨ। ਜਿਨ੍ਹਾਂ ਨੇ ਆਪਣੇ ਮਨ ਨੂੰ ਹੱਥ (ਕਾਬੂ) 
ਵਿਚ ਕਰ ਲਿਆ ਹੈ, ਉਨ੍ਹਾਂ ਨੇ ਹੀ ਬ੍ਰਹਮ ਨੂੰ ਪਛਾਣਿਆ ਹੈ।੫੫। 
ਦੰਹਣਾ 

(ਜਿਨ੍ਹਾਂ ਨੇ) ਜਗਤ ਨੂੰ ਭੇਖ ਵਿਖਾ ਕੇ, ਲੋਕਾਂ ਨੂੰ ਵਸ ਵਿਚ ਕਰ ਲਿਆ ਹੈ, (ਉਹ) 
ਅੰਤ _ਸਮੇਂ ਕਾਲ _ਦੀ ਛੁਰੀ _ਨਾਲ _ਕਟੇ _ਹੋਏ ਨਰਕਾਂ _ਵਿਚ _ਜਾਣਗੇ।੫੬। 
ਚੱਪਲਾਂ 
ਜੋ ਜੋ ਜਗਤ ਨੂੰ ਪਾਖੰਡ ਵਿਖਾਉਂਦੇ ਹਨ ਅਤੇ ਲੋਕਾਂ ਦਾ ਸਿਰ ਮੁਨ ਕੇ ਬਹੁਤ 
ਨਾਸਾਂ ਨੂੰ ਬੰਦ ਕਰਕੇ ਪ੍ਰਨਾਮ _ਕਰਦੇ ਹਨ, (ਉਨ੍ਹਾਂ ਦੇ) ਇਹ 
ਦੇ _ਨਹੀਂ।੫੭। ਜਗਤ ਵਿਚ _ (ਜਿਤਨੇ ਵੀ) ਫੋਕਟ ਧਰਮ 
ਆਚਾਰ _ਕਰਦੇ _ਹਨ, _ਉਹ _ (ਸਭ) _ਨਰਕ-ਕੁੰਡ _ਵਿਚ ਪੈਂਦੇ _ਹਨ। (ਕੇਵਲ) ਹੱਥ _ਹਿਲਾਉਣ 
ਨਾਲ _ਸੁਅਰਗ ਨਹੀਂ _ਜਾ _ਸਕੀਦਾ, ਜਦ _ਤਕ ਕੋਈ _ਮਨ ਉਤੇ ਜਿਤ ਪ੍ਰਾਪਤ ਨਹੀਂ _ਕਰ 


ਜੋ ਪ੍ਰਭੂ ਨੇ ਮੈਨੂੰ ਕਿਹਾ, ਉਹੀ ਮੈਂ ਜਗਤ ਵਿਚ ਕਹਿ ਰਿਹਾ ਹਾਂ। ਜੋ ਉਸ ਪ੍ਰਭੂ 
ਦਾ ਸਿਮਰਨ _ ਕਰਨਗੇ, _ਉਹੀ _ ਅੰਤ _ਵਿਚ _ਸੁਅਰਗ _ ਨੂੰ _ਜਾਣਗੇ।੫੯। 


ਦੰਹਰਾ 


ਨਹੀਂ _ਹੈ। ਜਿਵੇਂ ਜਲ ਤੋਂ ਤਰੰਗ ਪੈਦਾ ਹੋਕੇ 
ਉਹ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪੁਭੂ _ਵਿਚ ਹੀ ਸਮਾ ਜਾਂਦੇ ਹਨ)।੬0। 
ਚੱਪਣ? 


ਹਰਿ-ਜਨ _ ਆਪਣੇ _ਮਨ _ਵਿਚ _ਚੰਗੀ ਤਰ੍ਹਾਂ _ਜਾਣ _ਲੈਣ।੬੧। ਜੇ ਕੋਈ ਅੱਖਾਂ ਬੰਦ _ਕਰ 


ਹੈ 


ਕੇ ਪਾਖੰਡ ਕਰਦਾ ਹੈ, ਤਾਂ ਉਹ ਅੰਨ੍ਹਿਆਂ ਦਾ ਪਦ ਪ੍ਰਾਪਤ ਕਰਦਾ ਹੈ। ਅੱਖਾਂ ਮੀਟਣ ਨਾਲ 


(ਜਦ) ਰਸਤਾ ਹੀ ਨਹੀਂ ਦਿਸਦਾ ਤਾਂ ਹੇ ਭਾਈ ! ਉਸ ਨੂੰ ਪਰਮਾਤਮਾ ਕਿਵੇਂ ਮਿਲੇਗਾ।੬੨। 

ਬਹੁਤ ਵਿਸਤਾਰ _ਨਾਲ _ਕੋਈ ਕਿਥੋਂ _ਤਕ ਕਹੇ (ਕਿਉਂਕਿ) (ਅਧਿਆਤਮਿਕ _ ਭੇਦ 
ਦੀ) ਗੱਲ ਸਮਝਣ ਤਕ (ਸਾਧਕ) _ਥਕ ਜਾਂਦਾ ਹੈ। ਜੇ _ਕੋਈ ਕਰੋੜਾਂ _ਜੀਭਾਂ ਧਾਰਨ ਕਰ 
ਲਏ, ਤਾਂ ਵੀ (ਉਸ ਦੇ ਨਾਮਾਂ ਅਥਵਾ ਗੁਣਾਂ ਦੀ) ਗਿਣਤੀ ਕਰਦਿਆਂ, ਘਾਟ ਹੀ ਮਹਿਸੂਸ 
ਹੌਂਵੇਗੀ।੬੩। 


0 ਸੀ _ਦਸਮ-ਗ੍ਰੰਥ ਸਾਹਿਬ 


ਦੰਹਰ” 
ਜਬ ਆਇਸੁ ਪਭ ਕੋ ਭਯੋ ਜਨਮੁ ਧਰਾ ਜਗ ਆਇ। 
ਅਬ ਮੈ ਕਥਾ ਸੈਛੇਪ ਤੇ ਸਬਹੂੰ ਕਹਤ ਸੁਨਾਇ। ੬੪। 
/ਏਤ ਨੀ ਲਾਂਦਤੁ ਨਾਟਕ ਗੁੰਠੇ %#“ #ਆੰਨਆ ਕਾਲ ਲਨ ਪੁਵੋਨ ਕਰਨ 
ਨ _ਸਸ਼ਟਨਂ _ਧਯਇ _ਗਆਪਤਨਆ ਸਤ _ਨਭ# ਸਤ/ _&੬/ 2੭੯/ 
%ਥ' ਕਾਨ _ਸਨ% ਕਥਨੰ? 
ਚੱਪਣ 
ਮੁਰ ਪਿਤ ਪੂਰਬਿ _ਕਿਯਸਿ _ਪਯਾਨਾ। _ਭਾਤਿ _ਭਾਤਿ ਕੇ ਤੀਰਥਿ ਨ੍ਹਾਨਾ। 
ਜਬ ਹੀ ਜਾਤਿ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ _ਬਿਤਏ। _੧। 
ਤਹੀ ਪ੍ਰਕਾਸ ਹਮਾਰਾ ਭਯੋ। ਪਟਨਾ ਸਹਰ ਬਿਖੈ ਭਵ ਲਯੋ। 
ਮਦੂ ਦੇਸ ਹਮ ਕੋ ਲੇ ਆਏ। ਭਾਤਿ ਭਾਤਿ ਦਾਈਅਨ ਦੁਲਰਾਏ। ੨। 
ਕੀਨੀ ਅਨਿਕ _ਭਾਤਿ ਤਨ ਰਛਾ। ਦੀਨੀ ਭਾਤਿ ਭਾਤਿ ਕੀ ਸਿਛਾ। 
ਜਬ ਹਮ ਧਰਮ ਕਰਮ ਮੋ ਆਇ। ਦੇਵ ਲੋਕਿ ਤਬ ਪਿਤਾ ਸਿਧਾਏ। ੩। 


/ਏਤ ਸਾ ਲਾਝਤੂਹ ਨਾਟਕ ਗੁੰਲੇ ਘੱਲ _ਜਨ% ਲਰਨਨੰ_ ਨ _ਸਪਤਲੰ 
/5%ਹਏ ਗਮਆਤਘਨ# ਅਤ_ਲਭ# ਸਤ/ -੭/ ੨੮੨/ 
%ਥ ਰਾਜ ਸਜ ਕਥਨੰ 
ਚੱਪਣ? 

ਰਾਜ ਸਾਜ ਹਮ ਪਰ ਜਬ _ਆਯੋ। ਜਥਾ ਸਕਤਿ ਤਬ ਧਰਮੁ ਚਲਾਯੋ। 
ਭਾਤਿ ਭਾਤਿ ਬਨਿ ਖੇਲਿ ਸਿਕਾਰਾ। ਮਾਰੇ ਰੀਛ ਰੋਝ _ਝੰਖਾਰਾ। ੧। 
ਦੇਸ ਚਾਲ ਹਮ ਤੇ ਪੁਨਿ ਭਈ। ਸਹਰ ਪਾਵਟਾ ਕੀ ਸੁਧਿ ਲਈ। 
ਕਾਲਿੰਦੀ ਤਤਟਿ ਕਰੇ ਬਿਲਾਸਾ। ਅਨਿਕ ਭਾਤਿ ਕੇ ਪੇਖਿ ਤਮਾਸਾ। ੨। 
ਤਹ ਘਨੇ ਚੁਨਿ ਮਾਰੇ। ਰੋਝ ਰੀਛ ਬਹੁ ਭਾਤਿ ਬਿਦਾਰੇ। 
ਫਤੇ ਸਾਹ ਕੋਪਾ ਤਬਿ ਰਾਜਾ। ਲੋਹ ਪਰਾ ਹਮ ਸੋ ਬਿਨੁ ਕਾਜਾ। ੩। 


ਭੁਸ਼ੰਨਾ ਪੁਯਤ ਛੰਦ 
ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ। ਪੰਚੋ ਬੀਰ ਬੈਕੇ ਪ੍ਰਿਥੀ ਪਾਇ ਰੋਪੇ। 
ਹਠੀ _ਜੀਤਮਲੰ ਸੁ ਗਾਜੀ _ਗੁਲਾਬੰ। ਰਣੰ ਦੇਖੀਐ ਰੰਗ ਰੂਪੰ _ਸਹਾਬੰ। ੪। 
ਹਠਿਯੋ _ਮਾਹਰੀਚੰਦਯੰ _ਗੰਗਰਾਮੰ। ਜਿਨੇ _ਕਿਤੀਯੰ _ਜਿਤੀਯੰ ਫੌਜ ਤਾਮੰ। 
ਕੁਪੇ ਲਾਲ ਚੰਦੰ ਕੀਏ ਲਾਲ ਰੂਪੰ। ਜਿਨੈ _ਗੰਜੀਯੰ ਗਰਬ ਸਿੰਘ ਅਨੂਪੰ। ੫। 


ਕੁਪਿਯੋ ਮਾਹਰੂ _ਕਾਹਰੂ ਰੂਪ _ਧਾਰੇ। _ਜਿਨੈ ਖਾਨ ਖਾਵੀਨੀਯੰ ਖੇਤ ਮਾਰੇ। 
ਕੁਪਿਓ ਦੇਵਤੇਸੰ ਦਯਾਰਾਮ ਜੁਧੰ। ਕੀਯੰ ਦ੍ਰੋਣ ਕੀ ਜਿਉਂ ਮਹਾ ਜੁਧ ਸੁਧੰ। ੬। 


ਬਚਿਤ੍ਰ _ ਨਾਟਕ ੭੯ 


ਦੰਹਰ” 
ਜਦੋਂ ਪ੍ਰਭੂ ਦੀ ਆਗਿਆ ਹੋਈ ਤਾਂ (ਮੈਂ) ਇਸ ਸੰਸਾਰ ਵਿਚ ਜਨਮ _ਲਿਆ। ਹੁਣ 
ਮੈਂ ਕਥਾ ਨੂੰ ਸੰਖੇਪ _ਨਾਲ _ਸਾਰਿਆਂ ਨੂੰ ਕਹਿ ਕੇ ਸੁਣਾਉਂਦਾ ਹਾਂ।੬੪। 
/ਟਲੋ ਗੀ ਲਾੰਦਤੂ ਨਾਟਕ ਗੁੱਲ ਦੇ %“ ਆਨਿਆ ਕਾਲ ਲਨ ਪੁਵੋਲ਼ ਕਰਨਾ” 
ਨਾਂ ਦਾ _ਛੰਵਾਂ %9#7/ਏ ਪਤ ਹੁੰਦਾ ਹੈ. ਸਭ ਲਭ _ਹੀ/੬/੨੭੯/ 
ਹਣਾ ਕਫਾੀ ਦੇ ਲਨਆ ਟਾ ਕਥਨ -- 
ਚੱਪਣ/ 
ਮੇਰੇ _ਪਿਤਾ (ਭਾਵ ਗੁਰੂ _ਤੇਗ ਬਹਾਦੁਰ) ਨੇ _ਪੂਰਬ _ਵਲ ਜਾਣਾ _ਕੀਤਾ ਅਤੇ ਭਿੰਨ 
ਭਿੰਨ ਤੀਰਥਾਂ _ਉਤੇ ਇਸ਼ਨਾਨ _ਕੀਤਾ। _ਜਦ _ਉਹ _ਤ੍ਰਿਵੇਣੀ (ਪ੍ਰਯਾਗ) ਪਹੁੰਚੇ, _(ਤਾਂ ਉਥੇ) 
ਪੁੰਨ-ਦਾਨ _ ਕਰਦਿਆਂ _ਕਈ _ ਦਿਨ _ਬਿਤਾ _ਦਿੱਤੇ।੧। ਉਥੇ _ਹੀ ਸਾਡਾ ਪ੍ਰਕਾਸ਼ ਹੋਇਆ 
(ਅਰਥਾਤ _ਗਰਭ-ਸਥਿਤ ਹੋਏ) _ਅਤੇ _ਪਟਨਾ _ਸ਼ਹਿਰ _ਵਿਚ _ਜਨਮ _ਹੋਇਆ। _ (ਪੂਰਬ _ ਤੋਂ) 
ਸਾਨੂੰ ਮਦੁ ਦੇਸ਼ (ਪੰਜਾਬ) ਵਿਚ ਲੈ ਆਏ ਅਤੇ ਤਰ੍ਹਾਂ ਤਰ੍ਹਾਂ _ਦਾਈਆਂ ਨੇ ਲਾਡ ਕਰਕੇ (ਵੱਡਾ 
ਕੀਤਾ)।੨। ਅਨੇਕ _ਤਰ੍ਹਾਂ _ਨਾਲ (ਮੇਰੇ) ਸ਼ਰੀਰ ਦੀ ਰਖਿਆ ਕੀਤੀ ਗਈ ਅਤੇ _ਕਈ ਤਰ੍ਹਾਂ 
ਦੀ ਸਿਖਿਆ ਦਿੱਤੀ ਗਈ। _ਜਦ ਅਸੀਂ ਧਰਮ _ਕਰਮ (ਨੂੰ ਸਮਝਣ ਦੇ) ਯੋਗ _ਹੋਏ ਤਾਂ 
ਪਿਤਾ ਜੀ _ਦੇਵ-ਲੋਕ _ਨੂੰ ਚਲੇ _ਗਏ (ਭਾਵ _ਸ਼ਹੀਦ _ਹੋ__ਗਏ)।੩। 
/ਟਲੇਂ ਡੀ ਲੰਚਤ੍ੂਹ` ਨਾਟਕ ਕੁੱਲ ਦਾ ਕੱਲ _ਸ਼ਨਆ ਕਥਨ” ਨਾਂ ਦਾ ਅੱਤਵਾਂ 
%ਆਨ%ਹਣ _ਸਮਘਤ ਹੋਇਆ, ਲਭ ਲਭ _ਹੰ/੭//੨੮੨/ 
ਹਣ ਰਾਜ-ਸ਼ਲ ਦਾ ਕਥਨ _-- 
ਜਪਣ 
ਜਦੋਂ _ਗੁਰਗੌਦੀ (ਰਾਜ) ਦੀ ਜ਼ਿਮੇਵਾਰੀ ਸਾਡੇ ਉਤੇ ਪਈ ਤਾਂ (ਅਸਾਂ) ਆਪਣੀ ਵਿਤ 
ਅਨੁਸਾਰ ਧਰਮ ਦਾ ਪ੍ਰਚਲਨ _ਕੀਤਾ। _ਬਨ _ਵਿਚ ਤਰ੍ਹਾਂ ਤਰ੍ਹਾਂ ਦੇ ਸ਼ਿਕਾਰ ਕੀਤੇ ਅਤੇ _ਰਿਛ, 
ਰੋਝ _(ਨੀਲਗਾਏ) ਅਤੇ _ਬਾਰਹ _ਸਿੰਘੇ _ਮਾਰੇ।੧। _ਫਿਰ ਸਾਨੂੰ _ਦੇਸ (ਆਨੰਦਪੁਰ) _ਤੋਂ ਜਾਣਾ 
ਪਿਆ ਅਤੇ _ਪਾਂਵਟਾ ਨਗਰ _ ਵਲ ਚਲੇ _ਗਏ। _ (ਉਥੇ) ਜਮਨਾ _ਨਦੀ ਦੇ ਕੰਢੇ _(ਅਨੇਕ) 
ਕੌਤਕ ਕੀਤੇ ਅਤੇ ਕਈ ਤਰ੍ਹਾਂ ਦੇ ਤਮਾਸ਼ੇ ਵੇਖੇ।੨। ਉਥੋਂ (ਦੇ ਜੰਗਲ ਵਿਚੋਂ) ਅਨੇਕ ਸ਼ੇਰ 
ਚੁਣ ਚੁਣ ਕੇ ਮਾਰੇ ਅਤੇ ਕਈ ਤਰ੍ਹਾਂ ਦੇ ਰਿਛਾਂ ਅਤੇ _ਨੀਲਗਾਵਾਂ _(ਰੋਝ) ਨੂੰ _ਮਾਰਿਆ। 
ਸ਼ਾਹ _ਰਾਜਾ (ਸਾਡੇ ਨਾਲ) _ਖ਼ਫ਼ਾ _ਹੋ__ਗਿਆ, (ਫਲਸਰੂਪ) _ਬਿਨਾ _ਕਿਸੇ _ਕਾਰਨ 
ਜੰਗ _ਹੋ__ ਗਈ।੩। 


ਯੋ ਸੰਗੋ ਸ਼ਾਹ 
ਦੇ ਪੁੱਤਰਾਂ) ਨੇ _ਧਰਤੀ ਉਤੇ ਪੈਰ ਜਮਾ ਦਿੱਤੇ (ਅਰਥਾਤ ਯੁੱਧ _ਲਈ ਡਟ _ਗਏ)। 
ਮਲ _ਹਠੀ ਯੋਧਾ ਸੀ ਅਤੇ ਗੁਲਾਬ (ਰਾਇ) ਪਰਮ ਸੂਰਮਾ ਸੀ। ਯੁੱਧ ਦਾ ਰੰਗ ਵੇਖ 

ਕੇ (ਉਨ੍ਹਾਂ ਨੂੰ) _ਲਾਲੀਆਂ ਚੜ੍ਹ _ਗਈਆਂ।੪। _ਮਾਹਰੀ ਚੰਦ _ਅਤੇ ਗੰਗਾ ਰਾਮ ਡਟ ਕੇ 


ਕ੍ਰਿਪਾਲ ਕੋਪੀਯੰ _ਕੁਤਕੋ ਸੰਭਾਰੀ। ਹਠੀ ਖਾਨ ਹਯਾਤ _ਕੇ _ਸੀਸ ਝਾਰੀ। 
ਉਠੀ _ਛਿਛਿ _ਇਛੰ _ਕਢਾ _ਮੇਝ _ਜੋਰੰ। _ਮਨੋ _ਮਾਖਨੰ _ਮਟਕੀ _ਕਾਨ੍ਹ _ਫੋਰੰ।੭। 
ਤਹਾ ਨੰਦ _ਚੰਦੰ ਕੀਯੋ ਕੋਪ ਭਾਰੋ। ਲਗਾਈ _ਬਰਛੀ ਕ੍ਰਿਪਾਣੰ ਸੰਭਾਰੋ। 
ਤੁਟੀ ਤੇਗ ਤ੍ਰਿਖੀ ਕਢੇ ਜਮਦਢੰ । ਹਠੀ ਰਾਖੀਯੰ ਲਜ ਬੰਸੰ ਸਨਢੰ। ੮। 


= ੨ 


ਤਹਾ _ਮਾਤਲੇਯੰ ਕ੍ਰਿਪਾਲ ਕੂਧੰ। _ਛਕਿਯੋ ਛੋਭ ਛਤ੍ਹੀ _ਕਰਿਯੋ ਜੁਧ ਸੁਧੰ। 

ਸਹੇ ਦੇਹ ਆਪੰ _ਮਹਾਬੀਰ ਬਾਣੰ। ਕਰਿਯੋ ਖਾਨ _ਬਾਨੀਨ ਖਾਲੀ _ਪਲਾਣੰ। ੯। 
ਹਠਿਯੋ _ਸਾਹਿਬੰ ਚੰਦ ਖੇਤੰ _ਖਤ੍ਰਿਆਣੰ। ਹਨੇ ਖਾਨ ਖੂਨੀ _ਖੁਰਾਸਾਨ ਭਾਨੰ। 
ਤਹਾ ਬੀਰ ਬੈਕੇ ਭਲੀ ਭਾਤਿ ਮਾਰੇ। ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ। ੧0। 


ਤਹਾ ਸਾਹ ਸੰਗਰਾਮ ਕੀਨੇ ਅਖਾਰੇ। ਘਨੇ ਖੇਤ ਮੋ_ ਖਾਨ ਖੂਨੀ ਲਤਾਰੇ। 

ਨ੍ਹਿਪੰ ਗੋਪਲਾਯੰ ਖਰੋਂ ਖੇਤ ਗਾਜੈ। ਮ੍ਰਿਗਾ ਝੁੰਡ _ਮਧਿਯੰ ਮਨੋ ਸਿੰਘ ਰਾਜੇ। ੧੧। 
ਤਹਾ ਏਕ ਬੀਰੰ ਹਰੀ ਚੰਦ ਕੋਪ੍ਯੋ। ਭਲੀ ਭਾਤਿ ਸੋ_ਖੇਤ ਮੋ ਪਾਵ ਰੋਪ੍ਯੋ। 
ਮਹਾ ਕ੍ਰੋਧ ਕੇ ਤੀਰ ਤੀਖੇ ਪੁਹਾਰੇ। ਲਗੈ ਜੌਨਿ ਕੇ ਤਾਹਿ ਪਾਰੇ ਪਧਾਰੇ। ੧੨। 


ਰਸ਼ਾਵਲ ਛੰਟਾ 
ਹਰੀ ਚੰਦ ਕੂਧੰ। ਹਨੇ ਸੂਰ ਸੁਧੰ। 
ਭਲੇ ਬਾਣ ਬਾਹੇ। ਬਡੇ ਸੈਨ ਗਾਹੇ। ੧੩। 
ਰਸੰ ਰੁਦੂ ਰਾਚੇ। ਮਹਾ ਲੋਹ ਮਾਚੇ। 
ਹਨੇ ਸਸਤ੍ਰ _ਧਾਰੀ। ਲਿਟੇ ਭੂਪ _ਭਾਰੀ। ੧੪ 
ਤਬੈ ਜੀਤ ਮਲੰ। ਹਰੀ ਚੰਦ ਭਲੰ। 
ਹ੍ਰਿਦੈ ਐੱਚ ਮਾਰਿਯੋ। ਸੁ ਖੇਤੰ ਉਤਾਰਿਯੋ। _੧੫। 
ਲਗੇ ਬੀਰ _ਬਾਣੰ। _ਰਿਸਿਯੋ _ਤੇਜਿ _ਮਾਣੰ। 
ਸਮੂਹ ਬਾਜ ਡਾਰੇ। ਸੁਵਰਗੰ ਸਿਧਾਰੇ। _੧੬। 
ਭੁਸ਼ੰਨਾ ਪੁਯਾਤ ਛੰਦ 
ਖਾਨ ਖੂਨੀ ਖੁਰਾਸਾਨ ਖਗੰ। ਪਰੀ _ਸਸਤ੍ਰ ਧਾਰ ਉਠੀ ਝਾਲ ਅਗੰ। 
ਤੀਰ ਭੀਰੰ ਕਮਾਣੰ ਕੜਕੇ। _ਗਿਰੇ ਬਾਜ ਤਾਜੀ ਲਗੇ ਧੀਰ _ਧਕੇ। ੧੭। 
ਭੇਰ ਭੁੰਕਾਰ ਧੁਕੇ ਨਗਾਰੇ। ਦੁਹੂੰ ਉਰਤੇ ਬੀਰ ਬੈਕੇ ਬਕਾਰੇ। 
ਬਾਹੁ _ਆਘਾਤ _ਸਸਤ੍ੂੰ _ਪ੍ਰਹਾਰੰ। ਡਕੀ _ਡਾਕਣੀ _ਚਾਵਡੀ _ਚੀਤਕਾਰੰ। _੧੮। 


&, 3, % '% 


(ਮਹੰਤ) ਕ੍ਰਿਪਾਲ ਦਾਸ _ਨੇ ਕ੍ਰੋਧਵਾਨ ਹੋਕੇ ਸੋਟਾ ਸੰਭਾਲਿਆ ਅਤੇ _ਹਠਵਾਨ ਨੇ 
ਹਯਾਤ _ਖਾਨ ਸਿਰ ਉਤੇ ਝਾੜ ਦਿੱਤਾ ਜਿਸ ਦੇ ਜ਼ੋਰ ਨਾਲ (ਹਯਾਤ ਖ਼ਾਨ ਦੀ) _ਮਿਝ 
ਕਢ _ ਦਿੱਤੀ ਉਸ _ਦੀਆਂ _ਛਿਟਾਂ ਇੰਜ _ਉਠੀਆਂ ਮਾਨੋ ਕਾਨ੍ਹ ਨੇ ਮੱਖਣ _ਦੀ _ਮਟਕੀ 
ਭੰਨ ਦਿੱਤੀ ਹੋਵੇ। ੭। ਉਥੇ (ਉਸੇ ਵੇਲੇ ਦੀਵਾਨ) ਨੰਦ ਚੰਦ ਨੇ _ਬਹੁਤ ਕ੍ਰੋਧ ਕੀਤਾ ਅਤੇ 
ਬਰਛੀ _ ਨਾਲ ਤਿਖੀ 

੩ ਸੂਰਮੇ 


ਵਾਰ _ਕੀਤਾ _ਅਤੇ _ ਕ੍ਰਿਪਾਨ _ਨੂੰ _ਸੰਭਾਲਿਆ। _(ਲੜਦਿਆਂ _ ਲੜਦਿਆਂ) 
ਤਲਵਾਰ ਟੁੱਟ ਗਈ ਅਤੇ ਉਸ ਨੇ _ਕਟਾਰ ਕਢ _ਲਈ। (ਇਸ ਤਰ੍ਹਾਂ ਉਸ) ਦ੍ਰਿੜ੍ਹ ਸੂ 
ਨੇ ਸੋਢੀ ਬੰਸ _ਦੀ ਲਾਜ ਰਖ _ਲਈ।੮। 
ਤਦੋੱ ਕ੍ਰਿਪਾਲ ਨੇ ਕ੍ਰੋਧ ਕੀਤਾ ਅਤੇ ਛਾਤ੍ਹ-ਤੇਜ ਵਿਚ _ਰੰਗੀਜ ਕੇ ਉਨ੍ਹਾਂ ਨੇ 


ਪਰਲੇ 
ਕੇ ਚੰਗੇ ਸੂਰਮੇ _ਮਾਰ ਦਿੱਤੇ। ਉਸ ਨੇ ਤੀਰਾਂ ਦੀ ਚੰਗੀ 

ਨੂੰ ਮਿਧ _ਸੁਟਿਆ।੧੩। _(ਉਹ) _ਰੌਦਰ _ਰਸ 
ਵਿਚ (ਪੂਰੀ ਤਰ੍ਹਾਂ) _ਮਗਨ _ਸੀ, _(ਇਸ _ਲਈ) ਘੋਰ ਯੁੱਧ _ਹੋਇਆ _ਸੀ। _ਸ਼ਸਤੁ-ਧਾਰੀਆਂ 
ਨੂੰ (ਉਸ ਨੇ) ਮਾਰ ਦਿੱਤਾ ਅਤੇ ਵਡੇ _ਵਡੇ ਰਾਜਿਆਂ ਨੂੰ (ਧਰਤੀ ਉਤੇ) _ਲਿਟਾ ਦਿੱਤਾ।੧੪। 

ਤਦੋਂ (ਸਾਡੇ ਸੂਰਮੇ) ਜੀਤ _ਮੌਲ ਨੇ _ਭਾਲਾ ਲੈ ਕੇ ਹਰੀ ਚੰਦ ਦੇ ਹਿਰਦੇ ਵਿਚ 
ਤਣ ਕੇ ਉਸ ਨੂੰ ਭੁੰਜੇ ਸੁਟ _ਦਿੱਤਾ।੧੫। _ਵੀਰ-ਯੋਧਿਆਂ ਨੂੰ ਤੀਰ _ਲਗਦੇ 
ਅਤੇ _ਉਹ _ ਅਗਨੀ ਵਾਂਗ _(ਤੇਜਿ _ਮਾਣੰ) ਲਹੂ _ਨਾਲ _ਲਾਲ ਹੋ ਜਾਂਦੇ। _ਉਹ ਸਾਰੇ _ਘੋੜਿਆਂ 
ਨੂੰ ਛਡ ਕੇ _ਸੁਅਰਗ ਨੂੰ _ਸਿਧਾਰ _ਜਾਂਦੇ।੧੬। 


ਖ਼ੂਨਖ਼ਾਰ _ਪਠਾਣਾਂ ਨੇ _ਖੁਰਾਸਾਨ _ਦੀਆਂ ਨੰਗੀਆਂ _ਤਲਵਾਰਾਂ _(ਸੂਤੀਆਂ _ਹੋਈਆਂ _ ਸਨ) 
ਅਤੇ _ਸ਼ਸਤ੍ਰਾਂ ਦੇ _(ਇਕ ਦੂਜੇ _ਉਤੇ) _ਵਜਣ _ਨਾਲ _ਅੱਗ _ਦੀਆਂ _ਚਿੰਗਾਰੀਆਂ ਨਿਕਲਦੀਆਂ 
ਸਨ। _(ਆਕਾਸ਼ ਵਿਚ) ਤੀਰਾਂ ਦੀ ਭੀੜ ਲਗ _ਗਈ _ਸੀ ਅਤੇ ਕਮਾਨਾਂ ਕੜ __ਕੜ _ਕਰਨ 
ਲਗੀਆਂ _ਸਨ। _ਧੀਰਜ _ਵਾਲੇ 


੮੧ ਸ੍ਰੀ _ਦਸਮ-ਗ੍ੰਥ ਸਾਹਿਬ 


ਦੰਹਰਾ 
ਕਹਾ ਲਗੇ _ਬਰਨਨ ਕਰੌ ਮਚਿਯੋ ਜੁਧੁ _ਅਪਾਰ। 
ਜੇ ਲੁਝੇ ਜੁਝੇ ਸਬੈ ਭਜੇ ਸੂਰ ਹਜਾਰ। ੧੯। 


ਭੁਸ਼ੰਨਾ ਪੁਯਤ ਛੰਦ 
ਭਜਿਯੋ ਸਾਹ _ਪਾਹਾੜ ਤਾਜੀ ਤ੍ਰਿਪਾਯੰ। _ਚਲਿਯੋ _ਬੀਰੀਯਾ _ਤੀਰੀਯਾ ਨ __ਚਲਾਯੰ। 
ਜਸੋ ਡਢਵਾਲੰ ਮਧੁਕਰ ਸੁ ਸਾਹੰ। ਭਜੇ ਸੈਗਿ ਲੈ ਕੈ ਸੁ ਸਾਰੀ ਸਿਪਾਹੰ। ੨0। 


ਚਕ੍ਰਤ ਚੌਪਿਯੋ ਚੰਦ ਗਾਜੀ _ਚੰਦੇਲੰ। ਹਠੀ ਹਰੀ _ਚੰਦੰ ਗਹੇ ਹਾਥ ਸੇਲੰ। 
ਕਰਿਯੋ ਸੁਆਮ ਧਰਮ ਮਹਾ ਰੋਸ ਰੁਝਿਯੰ। ਗਿਰਿਯੋ ਟੂਕ ਟੂਕ ਹ੍ਹੈ ਇਸੋ ਸੂਰ ਝੁਝਿਯੰ। ੨੧। 


ਤਹਾ ਖਾਨ ਨੈਜਾਬਤੈ ਆਨ ਕੈ ਕੈ। ਹਨਿਓ ਸਾਹ ਸੰਗ੍ਰਾਮ ਕੋ _ਸਸਤੁ ਲੈ ਕੈ। 
ਕਿਤੈ ਖਾਨ ਬਾਨੀਨ ਹੂੰ ਅਸਤ ਝਾਰੇ। ਸਹੀ ਸਾਹ ਸੰਗਰਾਮ ਸੁਰਗ ਸਿਧਾਰੇ। ੨੨। 


ਦੰਹਣਾ 
ਮਾਰਿ ਨਿਜਾਬਤ ਖਾਨ ਕੋ _ਸੈਗੋ _ਜੁਝੈ ਜੁਝਾਰ। 
ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ। ੨੩। 


ਭੁਸ਼ੰਨਾ ਪੁਯਤ ਛੰਦ 
ਲਖੈ ਸਾਹ ਸੰਗ੍ਰਾਮ ਜੁਝੇ ਜੁਝਾਰੰ। ਤਵੰ ਕੀਟ _ਬਾਣੰ ਕਮਾਣੰ ਸੰਭਾਰੰ। 
ਹਨਿਯੋ ਏਕ _ਖਾਨੰ `ਖਿਆਲੰ ਖਤੰਗੰ। ਡਸਿਯੋ ਸਤ ਕੋ ਜਾਨੁ ਸ੍ਯਾਮੰ _ਭੁਜੰਗ। ੨੪। 


ਗਿਰਿਯੋ _ਭੂਮਿ ਸੋ ਬਾਣ ਦੂਜੋ ਸੰਭਾਰਿਯੋ। ਮੁਖੰ ਭੀਖਨੰ ਖਾਨ ਕੇ _ਤਾਨਿ ਮਾਰਿਯੋ। 
ਭਜਿਯੋ ਖਾਨ ਖ਼ੂਨੀ ਰਹਿਯੋ ਖੇਤਿ ਤਾਜੀ। ਤਜੇ ਪ੍ਰਾਣ ਤੀਜੇ ਲਗੈ ਬਾਣ _ਬਾਜੀ। ੨੫। 


ਛੁਟੀ ਮੂਰਛਨਾ ਹਰੀ ਚੰਦ ਸੰਭਾਰੋ। ਗਹੇ ਬਾਣ ਕਾਮਾਣ ਭੇ ਐਚ ਮਾਰੇ। 
ਲਗੇ ਅੰਗਿ ਜਾ ਕੇ ਰਹੇ ਨ ਸੰਭਾਰੰ। ਤਨ ਤਿਆਗ ਤੇ ਦੇਵ ਲੋਕੰ ਪਧਾਰੰ। ੨੬। 


ਦੁਯੰ ਬਾਣ ਥੈਚੇ ਇਕੰ ਬਾਰਿ ਮਾਰੇ। ਬਲੀ ਬੀਰ _ਬਾਜੀਨ ਤਾਜੀ ਬਿਦਾਰੇ। 
ਜਿਸੈ ਬਾਨ ਲਾਗੈ ਰਹੇ ਨ ਸੰਭਾਰੰ। ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ। ੨੭। 


ਬਚਿਤ੍ਰ _ ਨਾਟਕ ੮੧ 


ਦੰਹਰ” 

ਕਿਥੋਂ _ਤਕ _ ਵਰਣਨ ਕਰਾਂ, ਭਿਆਨਕ ਯੁੱਧ _ਹੋਇਆ _ਸੀ। _ਜਿਹੜੇ _(ਸੂਰਮੇ) ਲੜੇ 
ਸਨ (ਉਹ) ਸਾਰੇ ਮਾਰੇ _ਗਏ _ਸਨ ਅਤੇ _ਹਜ਼ਾਰਾਂ ਯੋਧੇ _(ਯੁੱਧ-ਭੂਮੀ _ਵਿਚੋਂ) _ਭਜ _ਗਏ 
ਸਨ।੧੯। 
ਭੁਸ਼ੰਨਾ ਪੁਯਤ ਛੰਦ 

(ਆਖਰ) ਪਹਾੜੀ ਰਾਜਾ (ਫਤਿਹ ਸ਼ਾਹ) ਘੋੜੇ ਨੂੰ ਟਪੋਸੀ ਮਰਵਾ ਕੇ ਭਜ _ਗਿਆ। 
ਭਜੇ ਜਾਂਦੇ ਉਤੇ _(ਸਾਡੇ) ਵੀਰਾਂ ਨੇ (ਕੋਈ) ਤੀਰ ਨ _ਚਲਾਇਆ। (ਉਸ ਪਿਛੋਂ) ਜਸੋ 
ਵਾਲੀਆ ਅਤੇ _ਡੱਡਵਾਲੀਆ _ਮਧੁਕਰ ਸ਼ਾਹ (ਯੁੱਧ ਲਈ _ਨ ਡਟ ਸਕੇ ਅਤੇ) ਆਪਣੀ ਸਾਰੀ 
ਸੈਨਾ ਲੈ ਕੇ ਭਜ ਗਏ। ੨0। 

(ਇਸ ਸਥਿਤੀ ਤੋਂ) ਹੈਰਾਨ ਹੋਕੇ ਯੁੱਧ-ਵੀਰ _ਚੰਦੇਲੀਆ (ਰਾਜਾ) ਜੋਸ਼ _ਵਿਚ 
ਆਇਆ। _ (ਉਧਰੋਂ) _ਹਠੀ _ਹਰੀਚੰਦ ਹੱਥ _ਵਿਚ _ਬਰਛਾ _ਫੜ ਕੇ (ਆਇਆ)। ਅਧਿਕ ਗੁੱਸੇ 
ਵਿਚ ਆ ਉਸ ਨੇ ਸੁਆਮੀ ਪ੍ਰਤਿ ਵਫ਼ਾਦਾਰੀ ਨੂੰ ਨਿਭਾਇਆ _ਅਤੇ ਲੜਦੇ ਹੋਇਆਂ ਟੋਟੇ 
ਟੋਟੇ ਹੋ ਕੇ ਡਿਗ ਪਿਆ।੨੧। 

ਉਸ ਵੇਲੇ ਨਜ਼ਾਬਤ ਖ਼ਾਨ ਨੇ ਆ ਕੇ ਅਤੇ ਸ਼ਸਤ੍ਰ _ਲੈ ਕੇ _ਸੰਗੋਸ਼ਾਹ ਨੂੰ _ਮਾਰਿਆ। 
(ਉਸ ਨੇ ਵੀ ਉਸ) ਬਾਂਕੇ ਖ਼ਾਨ ਉਤੇ ਕਿਤਨੇ ਅਸਤ _ਚਲਾਏ ਅਤੇ ਇਸ ਤਰ੍ਹਾਂ `ਸੰਗੋ ਸ਼ਾਹ 
ਸੁਅਰਗ _ਸਿਧਾਰ _ਗਿਆ।੨੨। 
ਦੰਹਰ” 

ਨਜ਼ਾਬਤ ਖ਼ਾਨ ਨੂੰ ਮਾਰ ਕੇ ਜੁਝਾਰੂ _ਸੰਗੋ ਸ਼ਾਹ ਵੀ ਜੂਝ _ਮਰਿਆ। (ਉਸ ਦੇ ਮਰਨ 
ਨਾਲ) _ਇਸ ਲੋਕ _ਵਿਚ _ਹਾ-ਹਾਕਾਰ _ਮਚ ਗਿਆ, _ਪਰ _ਸੁਅਰਗ _ਲੋਕ _ਵਿਚ _ਜੈ-ਜੈਕਾਰ 
ਹੌਣ ਲਗ ਪਿਆ।੨੩। 
ਭੁਸ਼ੰਨਾ ਪੁੱਯਤ ਛੰਦ 

ਸੰਗੋ ਸ਼ਾਹ ਨੂੰ ਯੁੱਧ ਵਿਚ _ਲੜਦਿਆਂ ਅਤੇ _ਵੀਰ-ਗਤੀ ਪ੍ਰਾਪਤ ਕਰਦਿਆਂ ਵੇਖ ਕੇ, 
ਤੁਹਾਡੇ (ਇਸ) ਕੀਟ (ਭਾਵ ਕਵੀ ਨੇ) ਹੱਥ ਵਿਚ ਤੀਰ ਕਮਾਨ ਫੜੀ ਅਤੇ ਸ਼ਿਸ਼ਤ ਬੰਨ੍ਹ ਕੇ 
ਇਕ ਖ਼ਾਨ ਨੂੰ ਤੀਰ ਨਾਲ ਮਾਰ ਦਿੱਤਾ ਮਾਨੋ ਵੈਰੀ ਨੂੰ ਕਾਲੇ ਸਂਪ ਨੇ ਡਸ ਲਿਆ ਹੋਵੇ।੨੪। 
ਉਹ _ਧਰਤੀ ਉਤੇ ਡਿਗ _ਪਿਆ (ਅਤੇ ਅਸਾਂ) ਦੂਜਾ _ਬਾਣ _ਸੰਭਾਲਿਆ ਅਤੇ _ਭੀਖਨ 
ਦੇ ਮੁਖ ਵਿਚ ਕਸ ਕੇ ਮਾਰਿਆ। (ਉਹ) ਖ਼ੂਨਖਾਰ ਖਾਨ (ਆਪ ਤਾਂ) ਭਜ ਗਿਆ 
(ਪਰ _ਉਸ _ਦਾ) ਘੋੜਾ ਯੁੱਧ-ਭੂਮੀ ਵਿਚ ਹੀ _ਰਿਹਾ। (ਸਾਡੇ) ਤੀਜੇ _ਬਾਣ ਦੇ ਲਗਣ _ਨਾਲ 
ਨੇ ਪ੍ਰਾਣ ਤਿਆਗ _ ਦਿੱਤੇ।੨੫। 

(ਇਤਨੀ ਦੇਰ ਵਿਚ) ਹਰੀ ਚੰਦ ਦੀ ਬੇਹੋਸ਼ੀ ਦੂਰ ਹੋ ਗਈ (ਅਤੇ ਉਸ ਨੇ ਆਪਣੇ 
ਆਪ ਨੂੰ) ਸੰਭਾਲਿਆ ਅਤੇ _ਤੀਰ-ਕਮਾਨ ਫੜ ਕੇ ਖਿਚ _ਖਿਚ _ਕੇ ਤੀਰ ਮਾਰਨ _ਲਗਿਆ। 
(ਉਸ ਦੇ ਤੀਰ) ਜਿਸ ਦੇ ਸ਼ਰੀਰ (ਅੰਗ) ਵਿਚ ਲਗੇ, (ਉਹ ਆਪਣੇ ਆਪ ਨੂੰ) _ਸੰਭਾਲ 


ਸੀ 
(ਸ਼ਰੀਰ ਦੀ) ਸੰਭਾਲ ਨਹੀਂ ਰਹਿੰਦੀ ਸੀ ਅਤੇ (ਤੀਰ) ਉਸ ਦੇ ਸ਼ਰੀਰ _ਨੂੰ ਵਿੰਨ੍ਹ ਕੇ ਪਾਰ 
ਨਿਕਲ _ ਜਾਂਦਾ _ਸੀ।੨੭। 


ਸੀ _ਦਸਮ-ਗ੍ਰੰਥ _ਸਾਹਿਬ 
ਸਥੈ ਸ੍ਰਾਮ ਧਰਮੰ ਸੁ ਬੀਰੰ_ਸੰਭਾਰੇ। ਡਕੀ ਡਾਕਣੀ ਭੂਤ ਪਤ ਬਕਾਰੇ। 
ਹਸੈ ਬੀਰ ਬੈਤਾਲ ਔ ਸੁਧ ਸਿਧੰ। ਚਵੀ ਚਾਵੰਡੀਯੰ ਉਡੀ ਗਿਧ ਬ੍ਰਿਧੰ। ੨੮। 


ਹਰੀਚੰਦ ਕੋਪੇ _ਕਮਾਣੰ _ਸੰਭਾਰੰ। ਪੁਥਮ _ਬਾਜੀਯੰ _ਤਾਣ _ਬਾਣੰ ਪ੍ਹਾਰੰ। 
ਦੁਤੀਯ ਤਾਕ ਕੈ ਤੀਰ ਮੋ ਕੋ _ਚਲਾਯੋ। _ਰਖਿਓ ਦਈਵ ਮੈ _ਕਾਨਿ ਫ੍ਰੈਕੈ ਸਿਧਾਯੰ। ੨੯। 


ਤ੍ਰਿਤੀਯ ਬਾਣ _ਮਾਰਿਯੋ ਸੁ ਪੇਟੀ ਮਝਾਰੰ। _ਬਿਧਿਅੰ ਚਿਲਕਤੰ _ਦੁਆਲ ਪਾਰੰ _ਪਧਾਰੰ। 
ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ। ਕਲੰ ਕੇਵਲੰ ਜਾਨ ਦਾਸੰ ਬਚਾਯੰ। ੩0। 


ਰਸ਼ਾਵਲ ਛੰਟਾ 
ਜਬੈ _ਬਾਣ _ਲਾਗ੍ਯੋ। ਤਬੈ ਰੋਸ ਜਾਗ੍ਯੋ। 
ਕਰ ਲੈ _ਕਮਾਣੰ। ਹਨੰ ਬਾਣ _ਤਾਣੰ। ੩੧ 
ਸਬੈ ਬੀਰ _ਧਾਏ। _ਸਰੋਘੰ ਚਲਾਏ। 
ਤਬੈ ਤਾਕਿ _ਬਾਣੰ। ਹਨ੍ਯੋ ਏਕ _ਜੁਆਣੰ। ੩੨। 
ਹਰੀ ਚੰਦ ਮਾਰੇ। ਸੁ ਜੋਧਾ _ਲਤਾਰੇ। 
ਸੁ ਕਾਰੋੜ ਰਾਯੰ। ਵਹੈ ਕਾਲ ਘਾਯੰ। ੩੩। 
ਰਣ ਤਿਆਗਿ ਭਾਗੇ। ਸਬੈ ਤ੍ਰਾਸ ਪਾਗੇ। 
ਭਈ ਜੀਤ ਮੇਰੀ। ਕ੍ਰਿਪਾ ਕਾਲ ਕੇਰੀ। ੩੪। 
ਰਣੰ ਜੀਤਿ ਆਏ। ਜਯੰ ਗੀਤ _ਗਾਏ। 
ਧਨੰਧਾਰ _ਬਰਖੇ। ਸਬੈ ਸੂਰ ਹਰਖੇ। ੩੫। 
ਦੰਹਰਾ 
ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਵ। 
ਕਾਹਲੂਰ ਮੈ _ਬਾਧਿਯੋ ਆਨਿ ਅਨੰਦ ਪੁਰ _ਗਾਵ। _੩੬। 
ਜੇ ਜੇ ਨਰ ਤਹ ਨ ਭਿਰੇ ਦੀਨੇ ਨਗਰ ਨਿਕਾਰ। 
ਜੇ ਤਿਹ ਠਉਰ ਭਲੇ ਭਿਰੇ ਤਿਨੇ ਕਰੀ ਪ੍ਰਤਿਪਾਰ। ੩੭। 
ਜ਼ੱਪਣ/ 
ਬਹਤ ਦਿਵਸ ਇਹ _ਭਾਤਿ ਬਿਤਾਏ। 
ਸੰਤ ਉਬਾਰਿ ਦੁਸਟ ਸਭ _ਘਾਏ। 
ਟਾਂਗ ਟਾਂਗ ਕਰਿ _ਹਨੇ _ਨਿਦਾਨਾ। 
ਕੂਕਰ _ਜਿਮਿ ਤਿਨ ਤਜੇ ਪ੍ਰਾਨਾ। ੩੮। 
ਨ _#ਸ਼ਟਨ_/ਨ##/ਏ ਅਨਘਤੰ ਸਤ ਸਭਨ ਸਤ/ _੮/ =੨2੭60/ 


ਬਚਿਤ੍ਰ _ ਨਾਟਕ ੮੨ 


ਸਾਰਿਆ _ ਸੂਰਮਿਆਂ ਨੇ _ ਆਪਣੇ ਸੁਆਮੀ _ਧਰਮ _ ਨੂੰ _ਨਿਭਾਇਆ। _ ਡਾਕਣੀਆਂ 
ਡਕਾਰਦੀਆਂ _ਸਨ, _ ਭੂਤਾਂ-ਪ੍ਰੇਤਾਂ ਨੇ _ਡੰਡ _ਪਾਈ ਹੋਈ _ਸੀ। _ਬੀਰ-ਬੈਤਾਲ ਅਤੇ (ਸ਼ਿਵ ਦੇ) 
ਸਿੱਧ ਸੇਵਕ ਹਸ ਰਹੇ _ਸਨ। _ਚਾਮੁੰਡੀਆਂ _ਚਿਕਾਰੇ ਮਾਰ ਰਹੀਆਂ _ਸਨ ਅਤੇ ਵੱਡੀਆਂ ਗਿੱਧਾਂ 
ਉਡ _ ਰਹੀਆਂ _ ਸਨ।੨੮। 

ਹਰੀ ਚੰਦ ਨੇ ਗੁੱਸੇ ਵਿਚ ਆ ਕੇ ਕਮਾਨ ਨੂੰ ਫੜਿਆ ਅਤੇ ਪਹਿਲੇ ਤੀਰ ਦਾ 
ਵਾਰ ਕਸ ਕੇ (ਸਾਡੇ) ਘੋੜੇ ਉਤੇ _ਕੀਤਾ। (ਫਿਰ) ਦੂਜਾ ਤੀਰ ਸ਼ਿਸ਼ਤ ਬੰਨ੍ਹ ਕੇ ਮੇਰੇ ਉਤੇ 
ਚਲਾਇਆ। ਪ੍ਰਭੂ ਨੇ ਮੇਰੀ ਰਖਿਆ ਕੀਤੀ (ਅਤੇ ਉਹ ਤੀਰ ਮੇਰੇ) ਕੰਨ ਨੂੰ ਛੋਹ ਕੇ 
ਗਿਆ। _੨੯। 

(ਉਸ ਨੇ) ਤੀਜਾ _ਬਾਣ ਪੇਟੀ ਵਿਚ ਮਾਰਿਆ ਜੋ _“ਚਿਲਕਤ” (ਰੇਸ਼ਮੀ ਬਸਤੁ) ਨੂੰ 
ਵਿੰਨ੍ਹ ਕੇ ਪੇਟੀ ਦੇ _ਤਸਮੇ _(ਦੁਆਲ”) ਤੋਂ _ਪਰਲੇ ਪਾਸੇ ਨਿਕਲ _ਗਿਆ। (ਉਸ ਦੀ) ਚੁੰਜ 
ਤਵੱਚਾ ਵਿਚ _ਚੁਭੀ ਪਰ ਕੋਈ ਜ਼ਖ਼ਮ ਨ _ਹੋਇਆ। ਕੇਵਲ ਪ੍ਰਭੂ _(ਕਲੰ) ਨੇ (ਆਪਣੇ) ਦਾਸ 
ਦੀ ਜਾਨ _ਬਚਾਈ।੩0। 
ਰਸ਼ਾਫਲ ਛੰਟ 

(ਸਾਨੂੰ) ਜਦੋਂ _ਬਾਣ ਲਗਿਆ, ਤਦੋਂ ਰੋਹ ਜਾਗ _ਪਿਆ। (ਅਸਾਂ) ਹੱਥ _ਵਿਚ _ਕਮਾਨ 
ਲੈ ਕੇ ਖਿਚ ਕੇ ਤੀਰ ਮਾਰਿਆ।੩੧। (ਜਦੋਂ ਅਸੀਂ) ਬਹੁਤੇ ਤੀਰ ਚਲਾਏ ਤਾਂ (ਵੈਰੀ ਦਲ 
ਦੇ) ਸਾਰੇ ਸੂਰਮੇ ਭਜ ਗਏ (ਫਿਰ) ਸ਼ਿਸ਼ਤ ਬੰਨ੍ਹ ਕੇ (ਅਸੀਂ) ਤੀਰ (ਚਲਾਇਆ) ਅਤੇ ਇਕ 
ਜੁਆਨ ਨੂੰ ਮਾਰ _ਦਿੱਤਾ।੩੨। 

ਚੰਦ 


ਹਰੀ ਨੂੰ ਮਾਰ ਲਿਆ, (ਉਸ ਦੇ) ਯੋਧਿਆਂ ਨੂੰ _ਲਿਤਾੜ _ਸੁਟਿਆ। (ਜੋ) ਕਾਰੋੜ 
ਰਾਇ (ਨਾਂ ਦਾ) ਰਾਜਾ ਸੀ, ਉਸ ਨੂੰ ਵੀ ਕਾਲ ਨੇ ਮਾਰ ਦਿੱਤਾ।੩੩। (ਫਲਸਰੂਪ ਰਾਜੇ) 
ਯੁੱਧ-ਭੂਮੀ ਨੂੰ _ਛਡ ਕੇ ਭਜ ਗਏ, ਸਾਰੇ _ਅਤਿਅੰਤ _ਭੈਭੀਤ _ਸਨ। _ਮੇਰੀ ਜਿਤ _ਹੋ__ਗਈ। 
(ਸਭ ਕੁਝ) ਕਾਲ ਦੀ ਕ੍ਰਿਪਾ ਕਰਕੇ (ਹੋਇਆ) ।੩੪। ਯੁੱਧ ਨੂੰ ਜਿਤ ਕੇ (ਅਸੀਂ ਵਾਪਸ) 
ਪਰਤੇ ਅਤੇ ਜਿਤ _ਦੇ ਗੀਤ _ਗਾਏ। _ਧਨ ਦਾ ਮੀਂਹ _ਵਸਾ ਦਿੱਤਾ, (ਜਿਸ ਕਰਕੇ) _ਸਾਰੇ 
ਸੂਰਮੇ ਪ੍ਰਸੰਨ ਹੋ __ਗਏ। _੩੫। 
ਦੰਹਰ” 


ਜਦ (ਮੇਰੇ ਸੈਨਿਕ) ਯੁੱਧ ਜਿਤ ਕੇ ਆਏ (ਤਾਂ) ਉਨ੍ਹਾਂ ਦੇ ਨਗਰ (ਪੁਰ) ਵਿਚ ਪੈਰ ਨ 
ਟਿਕੇ। ਕਹਿਲੂਰ (ਦੀ ਰਿਆਸਤ ਵਿਚ) ਆ ਕੇ ਆਨੰਦਪੁਰ ਪਿੰਡ ਨੂੰ ਆਬਾਦ _ਕੀਤਾ।੩੬। 
ਜਿਹੜੇ ਜਿਹੜੇ ਆਦਮੀ ਉਥੇ (ਭੰਗਾਣੀ ਵਿਚ) ਨਹੀਂ ਲੜੇ ਸਨ, ਉਨ੍ਹਾਂ ਨੂੰ ਨਗਰ ਤੋ ਕੱਢ 
ਦਿੱਤਾ। ਜਿਹੜੇ ਉਸ ਥਾਂ ਚੰਗੀ ਤਰ੍ਹਾਂ ਲੜੇ ਸਨ, ਉਨ੍ਹਾਂ ਦੀ (ਚੰਗੀ) ਪ੍ਰਤਿਪਾਲਣਾ _ਕੀਤੀ। ੩੭। 
ਚੱਪਲਾਂ 

ਇਸ ਤਰ੍ਹਾਂ ਬਹੁਤ ਦਿਨ ਬਤੀਤ ਹੋ_ਗਏ। ਸੰਤਾਂ ਨੂੰ ਉਚਿਆ ਕੇ ਸਾਰੇ ਦੁਸ਼ਟ ਮਾਰ 
ਦਿੱਤੇ। ਉਨ੍ਹਾਂ ਮੂਰਖਾਂ ਨੂੰ ਟੰਗ ਟੰਗ ਕੇ ਮਾਰ ਦਿੱਤਾ, ਉਨ੍ਹਾਂ ਨੇ _ਕੁਤਿਆਂ ਵਾਂਗ ਪ੍ਰਾਣ 
ਛੱਡੇ ।੩੮। 

/ਟਲੋ ਹੀ ਲਾੰਝਤੂ ਨਾਟਕ ਕੁੰਭ ਦੇ _'ਰਾਜ-ਸਲ ਕਥਨ” ਅਤੇ ਭੰਗਾਣੀ ਲਨ _ਲਰਨਨੰ” 
ਨਾਂ ਦਾ ਅੱਠਵਾਂ ਆਨ#%ਭਟ _%#ਘਤ ਹੁੰਦਾ ਨੰ ਸਭ ਲਭ _ਹੰ/੮/੩੨0/ 


੮੩ 


ਸੀ _ਦਸਮ-ਗੁੰਥ _ਸਾਹਿਬ 


ਅਥ _ਨਉਦਨ ਕਾ ਜੁਧ _ਬਰਨਨੰ 
ਚੱਪਣ/ 
ਬਹੁਤ ਕਾਲ ਇਹ ਭਾਤਿ _ਬਿਤਾਯੋ। ਮੀਆ ਖਾਨ ਜੰਮੂ ਕਹ _ਆਯੋ। 
ਅਲਿਫ ਖਾਨ _ਨਾਦੌਣ _ਪਠਾਵਾ। _ਭੀਮਚੰਦ ਤਨ _ਬੈਰ _ਬਢਾਵਾ। _੧। 
ਜੁਧ ਕਾਜ ਨ੍ਰਿਪ ਹਮੈ ਬੁਲਾਯੋ। ਆਪਿ ਤਵਨ ਕੀ ਓਰ ਸਿਧਾਯੋ। 
ਤਿਨ ਕਠ ਗੜ _ਨਵਰਸ ਪਰ _ਬਾਧੋਂ। ਤੀਰ ਤੁਫੰਗ ਨਰੇਸਨ ਸਾਧੋ। _੨। 


ਭੁਲ਼ੰਗ ਪੁਯਾਤਾ ਛੰਟਾ 
ਤਹਾ ਰਾਜ ਸਿੰਘ ਬਲੀ ਭੀਮ ਚੰਦੰ। ਚੜਿਓ ਰਾਮ ਸਿੰਘ ਮਹਾ ਤੇਜਵੰਦੰ। 
ਸੁਖੰਦੇਵ ਗਾਜੀ ਜਸਰੋਟ ਰਾਜੰ। ਚੜੇ ਕੁਧ ਕੀਨੇ ਕਰੇ ਸਰਬ _ਕਾਜੰ। ੩। 
ਪ੍ਰਿਥੀਚੰਦ ਚਢਿਓ ਡਢੇ _ਡਢਵਾਰੰ। ਚਲੇ ਸਿਧ _ਹੁਐ ਕਾਰ ਰਾਜੰ_ਸੁਧਾਰੰ। 
ਕਰੀ ਢੂਕ ਢੋਅੰ ਕਿਰਪਾਲ ਚੰਦੰ। ਹਟਾਏ ਸਬੇ ਮਾਰਿ ਕੈ ਬੀਰ ਬ੍ਰਿੰਦ। ੪। 


ਦੁਤੀਯ ਢੋਅ ਢੂਕੇ ਵਹੈ ਮਾਰਿ ਉਤਾਰੀ। ਖਰੇ _ਦਾਂਤ ਪੀਸੇ _ਛੁਭੈ ਛਤ੍ਰਧਾਰੀ। 
ਉਤੈ ਵੈ ਖਰੇ ਬੀਰ ਬੈਬੈ ਬਜਾਵੈ। ਤਰੇ ਭੂਪ ਠਾਢੇ ਬਡੋ ਸੋਕੁ ਪਾਵੈ। ੫। 
ਤਬੈ ਭੀਮਚੰਦੰ ਕੀਯੋ ਕੋਪ ਆਪੰ। ਹਨੂਮਾਨ ਕੈ ਮੰਤੁ ਕੋ ਮੁਖਿ ਜਾਪੰ। 

ਸੁ 


ਸਬੈ ਬੀਰ ਬੋਲੈ ਹਮੈ ਭੀ ਬੁਲਾਯੰ। ਤਬੈ ਢੋਅ ਕੈ ਕੈ ਸੁ ਨੀਕੈ ਸਿਧਾਯੰ।੬। 
ਸਬੈ ਕੋਪ ਕੈ ਕੈ ਮਹਾ ਬੀਰ ਢੂਕੈ। ਚਲੈ ਬਾਰਿਬੈ ਬਾਰ ਕੋ ਜਿਉ ਭਭੂਕੈ। 
ਤਹਾ _ਬਿਝੁੜਿਆਲੰ _ਹਠਿਯੋ ਬੀਰ _ਦਿਆਲੰ। ਉਠਿਯੋ ਸੈਨ ਲੈ ਸੰਗਿ ਸਾਰੀ ਕ੍ਰਿਪਾਲੰ।੭। 


੭ਹਭਾਰ ਛੰਦ 
ਕੁਪਿਓ ਕ੍ਰਿਪਾਲ। _ਨਚੇ _ਮਰਾਲ। _ਬਜੇ _ਬਜੰਤ। _ਕਰੂਰੰ ਅਨੰਤ। ੮। 
ਜੁਝੰਤ ਜੁਆਣ। ਬਾਹੈ ਕ੍ਰਿਪਾਣ। ਜੀਅ ਧਾਰਿ ਕ੍ਰੋਧ। ਛਡੇ _ਸਰੋਘ। ੯। 
ਲੁਝੈ _ਨਿਦਾਣ। _ਤਜੰਤ ਪ੍ਰਾਣ। ਗਿਰ ਪਰਤ _ਭੂਮਿ। _ਜਣੁ ਮੇਘ ਝੂਮਿ। ੧0। 
ਰਸ਼ਾਫਲ ਛੱਟਾ 
ਕ੍ਰਿਪਾਲ ਕੋਪਿਯੰ। _ਹਠੀ ਪਾਵ ਰੋਪਿਯੰ। 
ਸਰੋਘੰ ਚਲਾਏ। ਬਡੇ _ਬੀਰ _ਘਾਏ। _੧੧। 
ਹਣੈ _ਛਤ੍ਰਧਾਰੀ। _ਲਿਟੇ ਭੂਪ _ਭਾਰੀ। 
ਮਹਾ ਨਾਦ ਬਾਜੇ। _ਭਲੇ ਸੂਰ _ਗਾਜੇ। ੧੨। 


ਬਚਿਤ੍ਰ _ ਨਾਟਕ ੮੩ 


ਹੁਣ ਨਣੌਣ ਦੇ ਯੁੱਧ ਦਾ ਕਥਨ 


ਇਸ ਤਰ੍ਹਾਂ _ਬਹੁਤ ਸਮਾਂ _ਬਤੀਤ _ਹੋਇਆ। _ (ਦਿੱਲੀ ਤੋਂ) ਮੀਆਂ ਖਾਨ _(ਮਾਲੀਆ 
ਲਈ) ਜੰਮੂ ਵਲ ਆਇਆ। _(ਉਸ ਨੇ) ਅਲਫ਼ ਖ਼ਾਨ ਨੂੰ _ਨਾਦੌਣ ਭੇਜਿਆ, (ਉਸ 
) ਭੀਮ _ਚੰਦ _ਨਾਲ ਵੈਰ ਵਧਾ _ਲਿਆ।੧। (ਅਲਫ਼ ਖ਼ਾਨ ਨਾਲ) ਜੂਝਣ 
ਆਪ _ਉਸ _ਵਲ ਅਗੇ ਵਧਿਆ। ਅਲਫ਼ ਖਾਨ ਨੇ 
ਕਿਲ (ਮੋਰਚਾ) ਬਣਾ _ਲਿਆ। (ਇਧਰ _ਭੀਮ 


ਅਤੇ 
ਟਿੱਲੇ) ਉਤੇ ਕਾਠ ਦਾ 
ਵੀ ਤੀਰਾਂ ਅਤੇ ਬੰਦੂਕਾਂ ਦੀਆਂ ਸ਼ਿਸ਼ਤਾਂ ਬੰਨ੍ਹ _ਲਈਆ।੨। 


ਸਿੰਘ ਨੇ ਚੜ੍ਹਾਈ _ਕੀਤੀ। _ਜਸਰੋਟ _ਦਾ _ਪ੍ਰਤਾਪੀ _ਰਾਜਾ ਸੁਖਦੇਵ ਵੀ ਕ੍ਰੋਧਵਵਾਨ ਹੋਕੇ 
ਚੜ੍ਹਿਆ (ਅਤੇ ਯੁੱਧ _ਦੀ) _ਸਾਰੀ _ਤਿਆਰੀ _ਕਰ _ਲਈ।੩। _ਢਾਢਾ _ ਬਲਵਾਨ _ਪ੍ਰਿਥੀਚੰਦ 
ਡਢਵਾਲੀਆ _ਚੜ੍ਹਿਆ। (ਇਹ ਸਾਰੇ) ਤਿਆਰ ਹੋ. ਕੇ ਰਾਜੇ ਦਾ ਕੰਮ ਸੰਵਾਰਨ ਲਈ _ਚੜ੍ਹੇ। 
ਕ੍ਰਿਪਾਲ ਚੰਦ ਨੇ ਨੇੜੇ _ਢੁਕ ਕੇ _ਹਮਲਾ ਕੀਤਾ ਅਤੇ _ਸਰਮਿਆਂ ਦੇ ਜੁੱਟਾਂ ਨੂੰ ਮਾਰ ਕੇ ਪਿਛੇ 
ਕਤਾ।੪। ਰਹ 

ਦੂਜੀ ਵਾਰ ਮੁਕਾਬਲੇ ਲਈ ਢੁਕੇ, (ਉਨ੍ਹਾਂ ਨੂੰ) ਮਾਰ ਕੇ ਹੇਠਾਂ ਉਤਾਰ ਦਿੱਤਾ। (ਹੇਠਾਂ) 
ਪਹਾੜੀ ਰਾਜੇ ਕ੍ਰੋਧ ਨਾਲ ਦੰਦ _ਪੀਹ ਰਹੇ _ਸਨ। _ਉਧਰ _ਉਹ ਯੋਧੇ _ਧੌਂਸੇ ਵਜਾ ਰਹੇ _ਸਨ। 
ਹੇਠਾਂ ਰਾਜੇ ਖੜੋਂ ਕੇ ਸੋਗ ਪਾਲ ਰਹੇ ਸਨ (ਅਰਥਾਤ ਦੁਖੀ ਹੋ ਕੇ ਕ੍ਰੋਧ ਕਰ ਰਹੇ ਸਨ)।੫। 
ਤਦੋਂ ਭੀਮ ਚੰਦ ਨੇ ਆਪ ਕ੍ਰੋਧ ਕੀਤਾ ਅਤੇ ਮੂੰਹ ਨਾਲ ਹਨੂਮਾਨ ਦੇ ਮੰਤ੍ਰ ਦਾ ਜਾਪ _ਕੀਤਾ। 
ਸਾਰਿਆਂ ਸੂਰਮਿਆਂ ਨੂੰ ਸਦ _ਲਿਆ ਅਤੇ ਸਾਨੂੰ ਵੀ _ਬੁਲਾਇਆ। ਤਦੋਂ (ਸਭ) ਇਕੱਠ ਹੋ 
ਕੇ _ਚੰਗੀ ਤਰ੍ਹਾਂ (ਯੁੱਧ _ਲਈ) _ ਅਗੇ _ਵਧੇ।੬। 

ਸਾਰੇ ਮਹਾਨ ਯੋਧੇ ਕ੍ਰੋਧ ਕਰ ਕੇ ਅਗੇ ਢੁਕੇ ਜਿਵੇਂ ਵਾੜ ਨੂੰ ਸਾੜਨ ਲਈ _ਔਗ 
ਦੇ _ਅਲੰਬੇ _ਚਲੇ _ਹਨ। _ਉਥੇ _ਬਿੱਝੜ _ਵਾਲੀਆ _ਵੀਰ _ਦਿਆਲ _ਚੰਦ _ਅਤੇ _(ਕਾਂਗੜੇ _ਦਾ) 
ਕ੍ਰਿਪਾਲ ਚੰਦ _ਸਾਰੀ ਫੌਜ ਨੂੰ ਨਾਲ ਲੈ ਕੇ ਚੜ੍ਹ _ਆਏ।੭। 


& = 


ਕ੍ਰਿਪਾਲ ਚੰਦ ਕ੍ਰੋਧਵਾਨ ਹੋਇਆ। _(ਉਸ ਨੇ) ਘੋੜੇ ਨੂੰ _ਨਚਾਇਆ। ਯੁੱਧ ਦੇ ਵਾਜੇ 
ਵਜਣ ਲਗੇ _(ਅਤੇ _ਸਾਰਾ ਵਾਤਾਵਰਣ) ਭਿਆਨਕ _ ਬਣ _ਗਿਆ।੮। _ ਸੂਰਮੇ _ਲੜਨ _ ਲਗੇ, 
ਕ੍ਰਿਪਾਨਾਂ ਚਲਾਣ _ਲਗੇ। _ਮਨ ਵਿਚ ਕ੍ਰੋਧਵਾਨ ਹੋਕੇ ਤੀਰਾਂ ਦੀ ਬਰਖਾ __ਕਰਨ _ਲਗੇ।੯। 
(ਜੋ) ਲੜਦੇ ਹਨ, ਅੰਤ ਵਿਚ _ਉਹ ਪ੍ਰਾਣ _ਤਿਆਗਦੇ _ਹਨ। _ਧਰਤੀ ਉਤੇ ਡਿਗ ਪੈਂਦੇ ਹਨ 
ਮਾਨੋ _ਬਦਲ ਝੂਮ ਕੇ ਆ ਗਏ ਹੋਣ।੧0। 
ਰਸ਼ਾਵਲ ਛੰਟਾ 

ਕ੍ਰਿਪਾਲ ਚੰਦ _ਕ੍ਰੋਧਵਾਨ ਹੋਇਆ, (ਉਸ) ਯੁੱਧਵੀਰ ਨੇ _ਧੈਰ ਜਮਾ _ਲਿਆ, ਬਹੁਤ 
ਅਧਿਕ _ਤੀਰ _ਚਲਾਏ _ਅਤੇ ਵੱਡੇ ਵੱਡੇ _ਸੂਰਮੇ _ਮਾਰ _ਦਿੱਤੇ।੧੧। _ਛਤ੍ਰਧਾਰੀ (ਰਾਜੇ) _ਮਾਰ 
ਦਿੱਤੇ, (ਫਲਸਰੂਪ) _ਵੱਡੇ ਵੱਡੇ _ਰਾਜੇ _ਧਰਤੀ ਉਤੇ ਲੇਟ _ਗਏ। _ਧੌੱਸੇ ਵਜ ਰਹੇ ਸਨ ਅਤੇ 
ਤਕੜੇ ਸੂਰਮੇ _ਗਜ ਰਹੇ _ਸਨ।੧੨। 


ਸੀ _ਦਸਮ-ਗ੍ਰੰਥ _ਸਾਹਿਬ 


ਕ੍ਰਿਪਾਲੰ _ਕੂਧੰ। ਕੀਯੋ ਜੁਧ ਸੁੱਧੰ। 
ਮਹਾਬੀਰ _ਗਜੇ। ਮਹਾ ਸਾਰ _ਬਜੇ। _੧੩। 
ਕਰੋ ਜੁਧ _ਚੰਡ। _ਸੁਣਿਯੋ ਨਾਵ ਖੰਡੰ। 
ਚਲਿਯੋ _ਸਸਤ੍ਰ _ਬਾਹੀ। _ਰਜੌਤੀ _ਨਿਬਾਹੀ। _੧੪। 
ਦੰਹਰ” 
ਕੋਪ ਭਰੇ ਰਾਜਾ ਸਬੈ ਕੀਨੋ ਜੁਧ ਉਪਾਇ। 
ਸੈਨ ਕਟੋਚਨ ਕੀ ਤਬੈ ਘੇਰ ਲਈ ਅਰ ਰਾਇ। ੧੫। 
ਭਜ਼ੱਨ ਛੱਟ 
ਚਲੇ _ਨਾਂਗਲੂ _ਪਾਂਗਲੂ _ਵੇਦੜੋਲੈ। _ਜਸਵਾਰੇ ਗੁਲੇਰੇ ਚਲੇ _ਬਾਂਧ ਟੋਲੰ। 
ਤਹਾ ਏਕ _ਬਾਜਿਯੋ _ਮਹਾਬੀਰ ਦਿਆਲੰ। ਰਖੀ _ਲਾਜ _ਜੌਨੈ ਸਬੈ _ਸ਼ਿਝੜਵਾਲੰ। ੧੬। 


ਤਵੰ ਕੀਟ ਤੌਂ ਲੌ ਤੁਫੰਗੰ ਸੰਭਾਰੋ। ਹਿਹਿਦੈ ਏਕ ਰਾਵੰਤ ਕੇ ਤਕਿ ਮਾਰੋ। 
ਗਿਰਿਯੋ ਝੂਮਿ ਭੂਮੈ _ਕਰਿਯੋ ਜੁਧ ਸੁਧੰ। ਤਊ ਮਾਰੁ ਬੋਲ੍ਯੋ ਮਹਾ ਮਾਨਿ ਕ੍ਰੋਪ। ੧੭। 


ਤਜਿਯੋ ਤੁਪਕੰ ਬਾਨ ਪਾਨੰ _ਸੰਭਾਰੇ। ਚਤੁਰ ਬਾਨਯੰ ਲੈ ਸੁ _ਸਬਿਯੰ ਪੁਹਾਰੇ। 
ਤ੍ਰਿਯੋ ਬਾਣ ਲੈ _ਬਾਮ ਪਾਣੰ ਚਲਾਏ। ਲਗੈ ਯਾ ਲਗੈ ਨਾ ਕਛੂ ਜਾਨਿ ਪਾਏ। ੧੮। 
ਸੁ ਤਉ ਲਉ ਦਈਵ ਜੁਧ ਕੀਨੋ ਉਝਾਰੰ। ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ। 


ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ। ਮਨੋ ਸੂਰ ਬੈਠੇ ਭਲੀ ਖੇਲ ਹੋਲੀ। ੧੯। 


ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ। ਰੌਗੇ ਸ੍ਰੋਣ ਬਸਤੁੰ ਮਨੋ _ਫਾਗ ਖੇਲੰ। 
ਲੀਯੋ _ਜੀਤਿ ਬੈਰੀ ਕੀਆ ਆਨਿ ਡੇਰੰ। ਤੇਊ ਜਾਇ ਪਾਰੰ ਰਹੇ ਬਾਰਿ ਕੇਰੰ। ੨0। 


ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ। ਤਬੈ ਛੋਰਿਗੇ ਬਾਰ ਦੇਵੈ ਦਮਾਮੰ। 
ਸਬੈ ਰਾਤ੍ਹਿ ਬੀਤੀ ਉਦ੍ਯੋ _ਦਿਉਸ _ਰਾਣੰ। ਚਲੇ _ਬੀਰ _ਚਾਲਾਕ _ਖਗੰ_ਖਿਲਾਣੰ। ੨੧ 


ਭਜ੍ਯੋ _ਅਲਿਫ ਖਾਨੰ ਨ ਖਾਨਾ _ਸੰਭਾਰਿਯੋ। ਭਜੇ ਔਰ _ਬੀਰੰ ਨ _ਧੀਰੰ _ਬਿਚਾਰਿਯੋ। 
ਨਦੀ ਧੈ ਦਿਨੰ ਅਸਟ ਕੀਨੇ ਮੁਕਾਮੰ। ਭਲੀ ਭਾਤ ਦੇਖੈ ਸਬੈ ਰਾਜ ਧਾਮੰ। ੨੨। 


ਬਚਿਤ੍ਰ _ ਨਾਟਕ ੮੪ 


ਕ੍ਰਿਪਾਲ ਚੰਦ _ਨੇ _ਕ੍ਰੋਧਵਾਨ ਹੋਕੇ ਚੰਗਾ ਯੁੱਧ _ਕੀਤਾ। _ਮਹਾ _ਵੀਰ _ਗੌਜਦੇ _ਸਨ 
ਅਤੇ _ਬਹੁਤ _ਸ਼ਸਤੁ _(ਇਕ _ਦੂਜੇ _ਉਤੇ) _ਵਜਦੇ _ਸਨ।੧੩। ਅਜਿਹਾ ਪ੍ਰਚੰਡ ਯੁੱਧ _ਹੋਇਆ 
(ਜਿਸ ਦਾ ਸ਼ੋਰ) ਨੌਂ ਖੰਡਾਂ ਵਿਚ ਸੁਣਿਆ _ਗਿਆ। (ਕ੍ਰਿਪਾਲ ਚੰਦ) ਸ਼ਸਤ੍ਰ _ਚਲਾਉਂਦਾ 
ਹੋਇਆ ਅਗੇ ਤੁਰਦਾ _ਗਿਆ। (ਉਸ ਨੇ) ਰਾਜਪੂਤੀ ਮਰਯਾਦਾ _ ਨੂੰ ਚੰਗੀ _ ਤਰ੍ਹਾਂ 
”ਨਿਭਾਇਆ।।੧੪। 

ਦੰਹਰਾ 

ਸਾਰਿਆਂ ਰਾਜਿਆਂ ਨੇ ਕ੍ਰੋਧਿਤ ਹੋਕੇ ਯੁੱਧ ਦੀ ਵਿਉਂਤ ਬਣਾਈ ਅਤੇ _ਕਟੋਚੀਆਂ 
ਦੀ ਸੈਨਾ ਨੂੰ ਭੀਮ ਚੰਦ _('ਅਰਿ-ਰਾਇ”) ਨੇ ਘੇਰ _ਲਿਆ।੧੫। 
ਭਜ਼ੱਨ ਛੰਦ 

ਨਾਂਗਲੂ, _ਪਾਂਗਲੂ, _ਵੇਦੜੋਲ, _ਜਸਵਾਲ, _ਗੁਲੇਰੀਏ (ਵਖ _ਵਖ ਰਿਆਸਤਾਂ _ਦੇ 
ਰਾਜਪੂਤ) ਸੈਨਿਕ _ਦਲ _ਬਣਾ ਕੇ _ਚਲ _ਪਏ। ਉਦੋਂ ਹੀ (ਵਿਰੋਧੀ _ਦਲ ਵਲੋਂ) ਦਿਆਲ 
ਨਾਂ ਦਾ ਇਕ ਵੱਡਾ ਬਲਵਾਨ _ਗਜਿਆ, ਜਿਸ ਨੇ _ਬਿਝੜਵਾਲਿਆਂ _ਦੀ ਲਾਜ _ਰਖ 
ਲਈ।੧੬। 

(ਹੇ ਪ੍ਰਭੂ!) ਤੇਰੇ ਸੇਵਕ ਨੇ ਵੀ ਉਸ ਵੇਲੇ ਇਕ ਬੰਦੂਕ ਨੂੰ ਸੰਭਾਲਿਆ ਅਤੇ ਸ਼ਿਸ਼ਤ 
ਬੰਨ੍ਹ ਕੇ ਇਕ ਰਾਜੇ ਦੀ ਛਾਤੀ ਵਿਚ _ਦਾਗ਼ ਦਿੱਤੀ। (ਉਹ) ਭੰਵਾਟੀ ਖਾ ਕੇ ਧਰਤੀ ਉਤੇ 
ਡਿਗ ਪਿਆ (ਪਰ ਉਸ ਨੇ) ਚੰਗਾ ਯੁੱਧ _ਕੀਤਾ (ਕਿਉਂਕਿ) ਉਦੋਂ ਵੀ ਉਸ ਅਣਖੀਲੇ ਨੇ 
ਕਰੋਧ ਕਰ ਕੇ ਮਾਰੋ-ਮਾਰੋ _ਹੀ ਕਿਹਾ _ਸੀ।੧੭। 

(ਫਿਰ) ਬੰਦੂਕ ਛਡ ਕੇ (ਮੈਂ) ਬਾਣ ਹੱਥ ਵਿਚ ਲੈ ਲਏ। ਚਾਰ ਬਾਣ ਲੈ ਕੇ ਸਜੇ 
ਹੱਥ _ਨਾਲ ਛਡੇ ਅਤੇ ਤਿੰਨ ਬਾਣ _ਖਬੇ ਹੱਥ ਨਾਲ _ਚਲਾਏ। _ਉਹ _ਤੀਰ (ਕਿਸੇ ਨੂੰ) ਲਗੇ 
ਜਾਂ ਨ ਲਗੇ, (ਇਸ ਬਾਰੇ) ਕੁਝ _ਪਤਾ _ਨਹੀਂ।੧੮। 

ਤਦ ਤਕ ਪ੍ਭੂ ਨੇ ਯੁੱਧ ਨੂੰ ਸਮਾਪਤ ਕਰ ਦਿੱਤਾ ਅਤੇ ਉਨ੍ਹਾਂ (ਵੈਰੀਆਂ) ਨੂੰ _ਖਦੇੜ 
ਕੇ (ਨਦੀ ਦੇ) ਜਲ ਵਿਚ ਸੁਟ ਦਿੱਤਾ। (ਉਪਰੋਂ) _ਟਿਬਿਆਂ ਤੋਂ ਗੋਲੀਆਂ ਅਤੇ _ਬਾਣਾਂ ਦੀ 
ਅਜਿਹੀ _ਬੌਛਾੜ _ਹੋਈ ਮਾਨੋ (ਹੇਠਲੇ ਘਾਇਲ ਸੂਰਮੇ) _ਚੰਗੀ _ਤੜ੍ਹਾਂ _ਹੋਲੀ ਖੇਡ _ਕੇ ਬੈਠੇ 
ਹੌਣ।੧੯। 

ਤੀਰਾਂ ਅਤੇ _ਬਰਛੀਆਂ _ਨਾਲ _ਪਰੋਤੇ ਹੋਏ ਯੁੱਧ-ਵੀਰ ਧਰਤੀ ਉਤੇ _ਡਿਗੇ ਪਏ _ਸਨ। 
(ਉਨ੍ਹਾਂ ਦੇ) ਬਸਤੁ _ਲਹੂ ਨਾਲ ਰੰਗੇ _ਹੋਏ ਸਨ ਮਾਨੋ _ਫਾਗ ਖੇਡ _ਕੇ (ਆਰਾਮ _ਕਰ ਰਹੇ 
ਹੋਣ)। ਵੈਰੀ ਨੂੰ ਜਿਤ ਲਿਆ ਅਤੇ ਆ ਕੇ ਡੇਰੇ (ਵਿਚ ਬਿਸ੍ਰਾਮ _ਕੀਤਾ।)। (ਅਤੇ) ਵੈਰੀ 
ਨਦੀ ਦੇ ਪਾਰ ਜਾ ਕੇ ਧੈ ਗਏ।੨0। 

ਹਨੇਰੀ ਰਾਤ ਦਾ ਅੱਧਾ ਕੁ ਪਹਿਰ ਬੀਤਿਆ ਤਾਂ (ਉਹ) ਲਕੜ _ਦੀ ਬਣੀ ਵਾੜ 
(ਅਸਥਾਈ _ਕੋਟ) ਛਡ _ਗਏ _ਅਤੇ ਧੌੱਸਾ _ਵਜਾਉਣ ਦੀ (ਜ਼ਿਮੇਵਾਰੀ _ਨਗਾਰਚੀ ਨੂੰ ਸੌਂਪ 
ਗਏ)। _ਸਾਰੀ _ਰਾਤ _ਬੀਤ _ਗਈ _ ਅਤੇ ਸੂਰਜ _('ਦਿਉਸ _ਰਾਣੰ”) ਚੜ੍ਹ _ਆਇਆ। _(ਸਾਡੇ 
ਪਾਸੇ ਤੋਂ) _ਫੁਰਤੀਲੇ _ਵੀਰ _ ਤਲਵਾਰਾਂ _ਘੁੰਮਾਉਂਦੇ ਚਲ _ ਪਏ।੨੧। 

ਅਲਫ਼ _ਖਾਨ _ਭਜ ਗਿਆ, (ਉਸ ਨੇ ਆਪਣਾ) _ਸਾਜ਼-ਸਾਮਾਨ _ਵੀ _ਨ__ਸੰਭਾਲਿਆ। 
(ਉਸ ਦੇ ਸਾਥੀ) ਹੋਰ ਵੀਰ ਵੀ ਧੀਰਜ _ਧਰੇ ਬਿਨਾ ਭਜ _ਗਏ। (ਅਸਾਂ) ਔਠ ਦਿਨ ਨਦੀ 
ਦੇ _ਕੰਢ ਡੇਰਾ _ਕੀਤਾ ਅਤੇ _ਚੰਗੀ _ਤਰ੍ਹਾਂ ਸਾਰੇ _ਰਾਜ-ਮਹੱਲਾਂ _ ਨੂੰ _ਵੇਖਿਆ।੨੨। 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣ/ 
ਇਤ ਹਮ ਹੋਇ ਬਿਦਾ ਘਰਿ ਆਏ। ਸੁਲਹ ਨਮਿਤ ਵੈ ਉਤਹਿ _ਸਿਧਾਏ। 
ਸੈਧਿ ਇਨੈ ਉਨ ਕੈ ਸੈਗਿ ਕਈ। ਹੇਤ ਕਥਾ ਪੂਰਨ ਇਤ ਭਈ। ੨੩। 


ਦੰਹਰਾ 
ਆਲਸੂਨ ਕਹ _ਮਾਰਿਕੈ ਇਹ _ਦਿਸਿ ਕੀਯੋ _ਪਯਾਨ। 
ਭਾਤਿ ਅਨੇਕਨ ਕੇ ਕਰੇ ਪੁਰਿ ਅਨੰਦ ਸੁਖ ਆਨਿ। ੨੪। 
/ਇੱਤ ਡੀ ਯੰਚਤੂ ਨਾਟਕ ਯੁੰਲੇ ਨਦੌਨ ਸ਼ੁਧ _ਭਰਨਨੰ_ਨ% ਨਨ ਆਇ 
ਗਨਪਤਨ ਅਤ ਸਭਨ ਸਤ/ _੯/ =੨8#/ 
ਚੱਪਣਾ 
ਬਹੁਤ ਬਰਖ ਇਹ ਭਾਤਿ ਬਿਤਾਏ। ਚੁਨਿ ਚੁਨਿ ਚੋਰ ਸਬੈ ਗਹਿ ਘਾਏ। 
ਕੇਤਕਿ ਭਾਜਿ ਸਹਿਰ ਤੇ ਗਏ। ਭੂਖਿ ਮਰਤ ਫਿਰਿ ਆਵਤ ਭਏ। ੧। 
ਤਬ ਲੌ ਖਾਨ ਦਿਲਾਵਰ ਆਏ। ਪੂਤ ਆਪਨ ਹਮ _ਓਰਿ ਪਠਾਏ। 
ਦੈਕ ਘਰੀ ਬੀਤੀ ਨਿਸਿ ਜਬੈ। _ਚੜਤ ਕਰੀ ਖਾਨਨ _ਮਿਲਿ ਤਬੈ।੨। 


ਜਬ _ਦਲ ਪਾਰ ਨਦੀ ਕੇ ਆਯੋ। ਆਨਿ ਆਲਮੈ ਹਮੈ _ਜਗਾਯੋ। 
ਸੋਰੁ ਪਰਾ ਸਭ ਹੀ ਨਰ ਜਾਗੇ। ਗਹਿ ਗਹਿ _ਸਸਤ੍ਰ ਬੀਰ ਰਿਸ ਪਾਗੇ। ੩। 
ਛੂਟਨ ਲਗੀ ਤੁਫੈਗੈ ਤਬਹੀ। _ਗਹਿ ਗਹਿ _ਸਸਤੂ _ਰਿਸਾਨੇ _ਸਬਹੀ। 
ਕੂਰ ਭਾਤਿ ਤਿਨ ਕਰੀ ਪੁਕਾਰਾ। ਸੋਰੁ ਸੁਨਾ ਸਰਤਾ ਕੈ ਪਾਰਾ। ੪। 


ਭੁਸ਼ੰਨਾ ਪੁਯਤ ਛੰਦ 
ਬਜੀ _ਭੈਰ ਭੁੰਕਾਰ ਧੁੰਕੈ ਨਗਾਰੇ। ਮਹਾ ਬੀਰ ਬਾਨੈਤ ਬੈਕੇ ਬਕਾਰੇ। 
ਭਏ ਬਾਹੁ ਆਘਾਤ ਨਚੇ ਮਰਾਲੰ। ਕ੍ਰਿਪਾ ਸਿੰਧੁ ਕਾਲੀ ਗਰਜੀ _ਕਰਾਲੰ। ੫। 
ਨਦੀਯੰ _ਲਖ੍ਯੋ _ਕਾਲਰਾਤ੍ _ਸਮਾਨੰ। _ਕਰੇ ਸੂਰਮਾ _ਸੀਤਿ ਪਿੰਗੰ _ਪ੍ਰਮਾਨੰ। 
ਇਤੇ ਬੀਰ ਗਜੇ ਭਏ ਨਾਦ ਭਾਰੇ। ਭਜੇ ਖਾਨ ਖੂਨੀ ਬਿਨਾ ਸਸਤ੍ਰ _ਝਾਰੇ। ੬। 


ਨਰਾਜ ਛੰਦ 
ਨਿਲਜ ਖਾਨ _ਭਜਿਯੋ। _ਕਿਨੀ ਨ ਸਸਤ੍ਰ _ਸਜਿਯੋ। 
ਸੁ ਤਿਆਗ ਖੇਤ ਕੋ _ਚਲੇ। ਸੁਬੀਰ ਬੀਰਹਾ ਭਲੇ। _੭। 
ਚਲੇ ਤੁਰੇ ਤੁਰਾਇ ਕੈ। ਸਕੈ ਨ ਸਸਤ੍ਰ ਉਠਾਇ ਕੈ। 
ਨ ਲੈ ਹਥਿਆਰ ਗਜਹੀ। _ਨਿਹਾਰਿ ਨਾਰਿ _ਲਜਹੀ। ੮। 


ਬਚਿਤ੍ਰ _ਨਾਟਕ ੮੫ 


< 


ਚੱਪਲਾਂ 

ਇਧਰ ਅਸੀਂ (ਭੀਮ ਚੰਦ ਤੋਂ) ਵਿਦਾ ਹੋ 
ਉਹ (ਭੀਮ ਚੰਦ ਆਦਿ) ਸੰਧੀ ਕਰਨ ਲਈ _ਗਏ। ਇਨ੍ਹਾਂ ਨੇ ਉਨ੍ਹਾਂ ਨਾਲ ਸੰਧੀ ਕਰ ਲਈ 
ਅਤੇ _ (ਇਹ) _ ਸਹਾਇਤਾ _ਦੇਣ _ਵਾਲੀ _ਕਥਾ ਇਥੇ _ ਸੰਪੂਰਨ _ਹੋ__ਗਈ।੨੩। 
ਦੰਹਰਾ 

ਰਸਤੇ ਵਿਚ ਪੈਂਦੇ ਆਲਸ਼ੂਨ (ਨਾਂ ਦੇ ਪਿੰਡ) ਨੂੰ ਜਿਤ ਕੇ (ਅਸੀਂ) ਇਸ ਪਾਸੇ ਵਲ 
ਚਲ _ਪਏ ਅਤੇ ਆਨੰਦਪੁਰ ਆ _ਕੇ ਅਨੇਕ _ਤਰ੍ਹਾਂ ਦੇ ਸੁਖ _ਮਾਣੇ।੨੪। 

/ਟਲੇਂ ਡੀ ਲਾਝਤੂ ਨਾਟਕ ਕੁੱਝ ਦੇ _ਨਦੱਨ ਲੁਧ _ਠਰਨਨੰ” ਨਾਂ ਵਾਲ਼ੇ ਨਂਵੇੱ 
%ਆਹ%ਹਟ ਦੀ ਸਮਧਤਾੀ ਹੁੰਦੀ ਹੈ. ਸਭ ਸੁਭ _ਹੰ/੯/੨੪8#/ 

ਚੱਪਲਾਂ 

ਬਹੁਤ ਵਰ੍ਹੇ ਇਸ _ਤਰ੍ਹਾਂ (ਸੁਖ ਨਾਲ) ਬਤੀਤ _ਕੀਤੇ। (ਅਤੇ _ਇਲਾਕੇ ਵਿਚੋਂ) _ਲਭ 
ਲਭ ਕੇ ਸਾਰੇ ਚੋਰ ਪਕੜ ਕੇ _ਮਾਰ ਦਿੱਤੇ। ਕਈ ਆਨੰਦਪੁਰ ਨਗਰ ਤੋਂ _ਭਜ _ਗਏ। ਕਈ 
ਭੁਖੇ _ਮਰਦਿਆਂ _ਪਰਤ _ਆਏ।੧। _ਤਦ (ਲਾਹੌਰ ਦੇ ਸੂਬੇਦਾਰ) _ਦਲਾਵਰ _ਖਾਨ ਪਾਸ (ਅਲਫ਼ 
ਖਾਨ) ਆਇਆ। _(ਉਸ ਨੇ ਸਾਰਾ ਬ੍ਰਿਤਾਂਤ ਸੁਣ ਕੇ) ਆਪਣੇ ਪੁੱਤਰ ਨੂੰ ਸਾਡੇ ਕੋਲ ਭੇਜਿਆ। 
ਜਦੋਂ ਦੋ ਕੁ ਘੜੀਆਂ ਰਾਤ ਬੀਤ _ਗਈ ਤਾਂ ਪਠਾਣਾਂ ਨੇ ਮਿਲ ਕੇ (ਸਾਡੇ ਉਤੇ) ਚੜ੍ਹਾਈ 
ਕਰ _ਦਿੱਤੀ।੨। 

ਜਦੋਂ _ਵੈਰੀ-ਦਲ ਨਦੀ ਤੋਂ ਪਾਰ ਆ ਗਿਆ ਤਾਂ ਡਿਉਡੀ ਦੇ ਸਰਦਾਰ ਆਲਮ 
(ਸ਼ਾਹ ਸਿੰਘ) ਨੇ ਸਾਨੂੰ _ਜਗਾਇਆ। ਸ਼ੋਰ ਪੈਣ _ਤੇ _ਸਭ ਸੈਨਿਕ ਜਾਗ _ਗਏ ਅਤੇ _ਵੀਰ- 
ਰਸ ਨਾਲ ਮਤੇ ਹੋਏ ਸ਼ਸਤ੍ਰ ਫੜ ਫੜ ਕੇ (ਅਗੇ ਵਧੇ) ।੩। ਤਦੋਂ ਬੰਦੂਕਾਂ ਚਲਣ ਲਗੀਆਂ 
ਅਤੇ ਸ਼ਸਤ੍ਰ _ਫੜ ਫੜ ਕੇ ਸਾਰੇ (ਸੈਨਿਕ) ਕ੍ਰੋਧਵਾਨ ਹੋਣ _ਲਗੇ। _ ਉਨ੍ਹਾਂ (ਪਠਾਣਾਂ) ਨੇ 
ਭਿਆਨਕ _ ਰੌਲਾ _ਪਾ _ਦਿੱਤਾ। _ਨਦੀ _ਦੇ _ਪਰਲੇ ਪਾਸਿਓਂ (ਅਸੀਂ) ਸ਼ੋਰ _ਸੁਣਿਆ।੪। 
ਭੁਸ਼ੰਨਾ ਪੁਯਤ ਛੰਦ 

ਭੇਰੀਆਂ ਭੂੰ ਭੂੰ _ਕਰ ਕੇ _ਵਜੀਆਂ ਅਤੇ ਨਗਾਰੇ _ਗੂੰਜਣ _ਲਗੇ। _ਬਾਂਕੇ _ਤੀਰ-ਅੰਦਾਜ਼ 
ਅਤੇ _ ਬਲਵਾਨ _ ਯੋਧੇ ਲਲਕਾਰੇ _ਮਾਰਦੇ _(ਯੁੱਧ-ਭੂਮੀ _ਵਿਚ _ਨਿਤਰੇ)। _(ਉਲਰੀਆਂ _ਹੋਈਆਂ) 
ਬਾਂਹਵਾਂ ਦੀਆਂ ਸੋਟਾ (ਇਕ ਦੂਜੀ ਤੇ) _ਵਜੀਆਂ (ਭਾਵ _ਸ਼ਸਤੁ _ਚਲਣ ਲਗੇ) ਅਤੇ ਘੋੜੇ 
ਨਚਣ _ਲਗੇ। _ਰਣ-ਭੂਮੀ _ (ਕ੍ਰਿਪਾ _ਸਿੰਧੁ-ਖੋਪੜੀਆਂ _ਦਾ _ ਸਮੁੰਦਰ) _ਵਿਚ _ ਭਿਆਨਕ _ ਕਾਲੀ 


ਗੌਜੀ _।੫। (ਉਨ੍ਹਾਂ ਪਠਾਣਾਂ ਨੇ) ਨਦੀ ਨੂੰ _ਕਾਲ-ਰਾਤ੍ਰੀ ਵਾਂਗ ਸਮਝਿਆ, (ਨਾਲੇ ਨਦੀ ਦੇ) 
ਠੰਡੇ (ਜਲ _ਨੇ) ਸੂਰਮਿਆਂ ਨੂੰ _ਪਿੰਗਲਿਆਂ _ਵਰਗਾ ਬਣਾ _ਦਿੱਤਾ। _ਇਧਰੋਂ ਸੂਰਮੇ _ਗਜੇ _ਅਤੇ 
ਭਿਆਨਕ _ਨਾਦ ਹੋਣ _ਲਗੇ। _(ਉਧਰ) _ਖੂਨਖ਼ਾਰ _ਖ਼ਾਨ _ਬਿਨਾ ਸ਼ਸਤ੍ਰ _ਚਲਾਏ _ਭਜ _ਗਏ।੬। 
ਨਰਾਜ _ਛੱਟਾ 

ਨਿਰਲਜ ਖ਼ਾਨ _ਭਜ _ਗਿਆ। (ਉਸ ਦੀ ਸੈਨਾ ਵਿਚੋਂ) ਕਿਸੇ ਨੇ ਵੀ ਸ਼ਸਤੁ ਧਾਰਨ 
ਨ ਕੀਤੇ। ਉਹ _ਰਣੁ-ਭੂਮੀ ਨੂੰ ਤਿਆਗ ਕੇ ਚਲੇ ਗਏ ਜੋ (ਆਪਣੇ ਆਪ ਨੂੰ) ਤਕੜੇ ਗ਼ਾਜ਼ੀ 
ਅਖਵਾਉਂਦੇ _ਸਨ।੭। (ਉਹ) ਘੋੜੇ _ਭਜਾ ਕੇ _ਚਲੇ _ਗਏ। (ਉਨ੍ਹਾਂ ਵਿਚੋਂ ਕੋਈ ਵੀ) ਸ਼ਸਤ੍ਰ 
ਨ ਉਠਾ ਸਕਿਆ। ਨ ਹੀ (ਉਹ) ਹਥਿਆਰ ਲੈ ਕੇ ਗੱਜੇ। (ਉਨ੍ਹਾਂ ਨੂੰ) ਵੇਖ ਕੇ ਨਾਰੀਆਂ 
ਵੀ ਸ਼ਰਮਾਉਣ _ਲਗੀਆਂ।੮। 


੮੬ ਸੀ _ਦਸਮ-ਗ੍ਰੰਥ ਸਾਹਿਬ 


ਦੰਹਰ” 
ਬਰਵਾ ਗਾਉ ਉਜਾਰ ਕੈ ਕਰੇ ਮੁਕਾਮ _ਭਲਾਨ। 
ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ। ੯। 
ਤਵ ਬਲਿ ਈਹਾ ਨ ਪਰੇ ਸਕੈ ਬਰਵਾ ਹਨਾ ਰਿਸਾਇ। 
ਸਾਲਿਨ ਰਸ ਜਿਮ _ਬਾਨੀਯ _ਰੋਰਨ _ਖਾਤ _ਬਨਾਇ। _੧0। 

/ਇੱਤ ਨੀ ਲਾੰਠਤ੍ਹ ਨਾਟਕ ਹੁੰਲੇ _ਖਾਨਜ਼ਾਦੇ ਕ_ ਆਗਮਨ ਤੁਲੈਤ ਉਠ ਜੈਲ _ਛਰਨਨੰ ਨਮ 
ਦਸ਼ਮ _ਧਯ/ਏ _ਅਆਪਤਨਆ ਸਤ ਸਭਨ ਸਤ? _56/ _=੨੫£/ 
ਹੁਸੈਨੀ ਜੁਧ ਕਥਨੰ 
ਭੁਸ਼ੰਨਾ ਪੁਯਾਤ ਛੰਦ 

ਗਯੋ _ਖ਼ਾਨਜਾਦਾ ਪਿਤਾ ਪਾਸ ਭਜੰ। ਸਕੈ ਜ੍ਹਾਬੁ ਦੈ ਨ ਹਨੇ ਸੂਰ _ਲਜੰ। 
ਤਹਾ ਠੋਕਿ _ਬਾਹਾ ਹੁਸੈਨੀ ਗਰਜਿਯੰ। ਸੂਰ ਲੈ ਲੈ ਸਿਲਾ ਸਾਜ _ਸਜਿਯੰ। _੧। 
ਕਰਿਯੋ _ਜੋਰਿ _ਸੈਨੰੰ _ਹੁਸੈਨੀ ਪਯਾਨੰ। ਪੁਥਮ _ਕੂਟਿ ਕੈ ਲੂਟ ਲੀਨੇ _ਅਵਾਨੰ। 
ਪੁਨਰਿ _ਡਢਵਾਲੰ ਕੀਯੋ _ਜੀਤਿ ਜੇਰੰ। ਕਰੇ _ਬੈਦਿ ਕੈ ਰਾਜ ਪੁਤ੍ਰਾਨ ਚੇਰੰ। ੨। 
ਪੁਨਰਿ ਦੂਨ ਕੋ ਲੂਟ ਲੀਨੋ_ਸੁਧਾਰੰ। ਕੋਈ ਸਾਮੁਹੇ ਹ੍ਹੈ ਸਕਿਯੋ ਨ _ਗਵਾਰੰ। 
ਲੀਯੋ _ਛੀਨ ਅੰਨ ਦਲੰ_ਬਾਟਿ _ਦੀਯੰ। ਮਹਾ _ਮੂੜਿਐ _ਕੁਤਸਤੈ ਕਾਜ _ਕੀਯ। _੩। 


ਦੰਹਰ” 
ਕਿਤਕ ਦਿਵਸ _ਬੀਤਤ ਭਏ ਕਰਤ _ਉਸੈ _ਉਤਪਾਤ। 
ਗੁਆਲੇਰੀਯਨ ਕੀ ਪਰਤ ਭੀ ਆਨਿ ਮਿਲਨ ਕੀ ਬਾਤ। ੪। 
ਜੋ ਦਿਨ ਦੁਇਕ ਨ ਵੇ ਮਿਲਤ ਤਬ ਆਵਤ ਅਰਿਰਾਇ। 
ਕਾਲਿ ਤਿਨੂ ਕੈ ਘਰ ਬਿਖੈ ਡਾਰੀ ਕਲਹ _ਬਨਾਇ। ੫। 
ਜ਼ੱਪਣ/ 
ਗੁਆਲੇਰੀਯਾ ਮਿਲਨ ਕਹੁ _ਆਏ। ਰਾਮ ਸਿੰਘ ਭੀ ਸੈਗਿ ਸਿਧਾਏ। 
ਚਤੁਰਥ _ਆਨਿ _ਮਿਲਤ ਭਏ ਜਾਮੰ। ਫੂਟਿ ਗਈ ਲਖਿ ਨਜਰਿ _ਗੁਲਾਮੰ। ੬। 


ਦੰਹਰਾ 
ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ। 
ਰਵਿ ਬਲ ਛੁਦੂ ਨ ਜਾਨਈ ਆਪਨ ਹੀ _ਗਰਬਾਇ। _੭। 
ਚੱਪਣ? 
ਤੈਸੇ ਹੀ ਫੂਲ ਗੁਲਾਮ ਜਾਤਿ ਭਯੋ। ਤਿਨੈ ਨ ਦ੍ਰਿਸਟ ਤਰੇ ਆਨਤ ਭਯੋ। 
ਕਹਲੂਰੀਯਾ ਕਟੌਚ ਸੈਗਿ ਲਹਿ। ਜਾਨਾ ਆਨ ਨ ਮੋ ਸਰਿ ਮਹਿ ਮਹਿ। ੮। 


ਬਚਿਤ੍ਰ _ ਨਾਟਕ ੮ ੬ 


(ਉਨ੍ਹਾਂ ਨੇ _ਰਸਤੇ ਵਿਚ ਪੈਂਦੇ) ਬਰਵਾ ਨਾਂ ਦੇ ਪਿੰਡ ਨੂੰ ਉਜਾੜਿਆ ਅਤੇ _ਭਲਾਨ 


ਨਾਂ ਦੇ ਪਿੰਡ ਵਿਚ ਕੀਤਾ। _ਪਰਮਾਤਮਾ _ਦੀ ਕ੍ਰਿਪਾ _ਨਾਲ _(ਉਹ) ਮੂਰਖ ਸਾਨੂੰ 
ਛੋਹ ਤਕ _ਨ ਸਕੇ ਅਤੇ ਭਜ _ਗਏ। _੯। ਤੇਰੀ ਕ੍ਰਿਪਾ ਕਰਕੇ _(ਉਹ) ਆਨੰਦਪੁਰ _ਉਤੇ 
ਤਾਂ ਹਮਲਾ ਨ ਕਰ ਸਕੇ, (ਪਰ) ਗੁੱਸੇ ਵਿਚ ਆ ਕੇ ਬਰਵਾ ਨੂੰ ਉਜਾੜ ਦਿੱਤਾ, ਜਿਵੇਂ 
ਮਾਸ ਦੇ ਰਸ ਦੀ (ਇੱਛਾ ਕਰਨ ਵਾਲਾ) ਬਾਣੀਆ (ਮਾਸ ਤਾਂ ਖਾ ਨਹੀਂ ਸਕਦਾ) ਪਰ 


ਰੋੜਿਆਂ (ਦਾ _ਸਾਲਨ) _ ਬਣਾ _ਕੇ ਖਾਂਦਾ _ਹੈ।੧0। 

/ਟਥੇ ਸੀ ਘੰਚਤ ਨਾਟਕ ਗੁੰਥ ਦੇ 'ਸ਼ਨਜਾਦੇ ਕੋ ਤੁਹਲੇਤ ਇਠ ਲੰਲੋਂ ਸ਼ਰਨਨੰ” ਨਾਂ 

ਵਾਲਾ ਦਸਵਾਂ %ਹ%/ਇ ਸਪਤ ਹੁੰਦਾ ਹੈ. ਸਭ ਲਭ ਹੈ? _57/5੫8/ 

ਹੁਸੈਨੀ ਜੁਧ ਦੇ ਹਾਲ ਦਾ ਕਥਨ 
ਭੁਸ਼ੰਨਾ ਪੁਯਤ ਛੰਦ 
ਖ਼ਾਨਜ਼ਾਦਾ ਭਜ _ਕੇ ਪਿਤਾ _ਕੋਲ _ਗਿਆ। ਸੂਰਮਿਆਂ ਦੇ ਮਾਰੇ _ਜਾਣ _ਦੀ ਸ਼ਰਮਿੰਦਗੀ 

ਕਰਕੇ (ਪਿਉ ਨੂੰ ਕੋਈ) ਉੱਤਰ ਨ ਦੇ ਸਕਿਆ। (ਤਦੋਂ) ਉਥੇ _ਬਾਂਹਵਾਂ ਨੂੰ ਠੋਕਦਾ ਹੋਇਆ 
ਹੁਸੈਨੀ _ਗਜਿਆ _ਅਤੇ _ਸਾਰਿਆਂ ਸੂਰਮਿਆਂ ਨੂੰ _ਨਾਲ _ਲੈ ਕੇ ਸ਼ਸਤ੍ਰ _ਅਤੇ _ਕਵਚ _ਸਜਾ 
ਲਏ।੧। ਸੈਨਾ ਨੂੰ ਇਕੱਠਾ (ਜੋਰ) _ਕਰ _ਕੇ _ਹੁਸੈਨੀ ਨੇ ਪ੍ਰਸਥਾਨ _ਕੀਤਾ। ਪਹਿਲਾਂ _ਪਹਾੜ 


ਦੇ (ਨਿਵਾਸੀਆਂ ਦੇ) ਘਰਾਂ ਨੂੰ ਲੁਟ ਲਿਆ। ਫਿਰ ਡਢਵਾਲ (ਦੇ ਰਾਜੇ) ਨੂੰ ਜਿਤ ਕੇ ਅਧੀਨ 


ਕੀਤਾ ਅਤੇ _ਕਈਆਂ _ ਰਾਜਪੂਤਾਂ _ ਨੂੰ ਬੰਦੀ ਅਤੇ _ ਗੁਲਾਮ ਬਣਾ _ਲਿਆ।੨। ਫਿਰ _ ਘਾਟੀ 
) ਨੂੰ ਚੰਗੀ ਤੜ੍ਹਾਂ ਲੁਟ ਲਿਆ। ਕੋਈ ਵੀ ਮੂਰਖ (ਪਹਾੜੀ ਰਾਜਾ) ਉਸ _ਦਾ ਸਾਹਮਣਾ 
ਕਰ _ਸਕਿਆ। (ਉਸ ਨੇ ਲੋਕਾਂ ਤੋਂ) ਅੰਨ ਖੋਹ ਲਿਆ ਅਤੇ (ਆਪਣੀ) ਸੈਨਾ ਵਿਚ 


ਨ 
ਵੰਡ _ਦਿੱਤਾ। _(ਉਸ) ਮਹਾ _ਮੂਰਖ _(ਹੁਸੈਨੀ) ਨੇ _(ਇਹ) _ਘਿਨੌਣਾ _ਕੰਮ _ਕੀਤਾ।੩। 


ਉਸ ਨੂੰ (ਅਜਿਹਾ) _ਉਪਦਰ _ ਕਰਦਿਆਂ _ਕਈ _ਦਿਨ ਬੀਤ _ਗਏ ਅਤੇ _ਗੁਲੇਰੀਆਂ 
ਵੀ (ਉਸ ਨਾਲ) ਮਿਲਣ ਦੀ ਲੋੜ ਆ ਪਈ।੪। ਜੇ ਦੋ ਕੁ ਦਿਨ (ਉਹ ਹੁਸੈਨੀ ਨੂੰ) 
ਘਰ ਵਿਚ ਹੀ ਲੜਾਈ 


ਨੰ 
ਨ ਮਿਲਦੇ ਤਾਂ ਵੈਰੀ (ਇਧਰ) ਆ ਜਾਂਦਾ। ਕਾਲ ਨੇ ਉਨ੍ਹਾਂ ਦੇ 
ਦੀ ਜੁਗਤ _ ਬਣਾ _ਦਿੱਤੀ।੫। 

ਚੱਪਲਾਂ 


ਨਾਲ _ਗਿਆ। ਚੌਥੇ ਪਹਿਰ ਆ ਕੇ ਉਹ ਮਿਲੇ। 


ਜਿਵੇਂ ਸੂਰਜ ਦੇ ਤੇਜ ਨਾਲ ਰੇਤ ਬਹੁਤ ਤਪ ਜਾਂਦੀ ਹੈ, (ਉਹ) ਨੀਚ (ਰੇਤ) ਸੂਰਜ 
ਨੂੰ ਨਹੀਂ ਜਾਣਦੀ _ਅਤੇ _ ਆਪਣੇ ਆਪ _ ਵਿਚ _ਗਰਬੀਆ _ਰਹਿੰਦੀ _ਹੈ।੭। 


ਉਸੇ ਤਰ੍ਹਾਂ ਗੁਲਾਮ (ਹੁਸੈਨੀ) ਫੁਲ ਕੇ (ਅੰਨ੍ਹਾ ਹੋ) ਗਿਆ ਅਤੇ ਉਨ੍ਹਾਂ ਨੂੰ ਨਜ਼ਰ ਥਲੇ 
ਹੀ ਨ ਲਿਆਂਦਾ। _ਕਹਿਲੂਰੀਏ (ਭੀਮ ਚੰਦ) ਅਤੇ _ਕਟੌਚ (ਕ੍ਰਿਪਾਲ ਚੰਦ) ਨੂੰ ਇਕੱਠਿਆਂ 
ਵੇਖ ਕੇ (ਉਸ ਨੇ) ਸਮਝਿਆ ਕਿ ਮੇਰੇ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ।੮। 


ਕਉ 


ਸੀ _ਦਸਮ-ਗ੍ਰੰਥ _ਸਾਹਿਬ 


੮ 


ਤਿਨ ਜੋ ਧਨ ਆਨੋ ਥੋ ਸਾਥਾ। ਤੇ ਦੇ ਰਹੇ ਹੁਸੈਨੀ ਹਾਥਾ। 
ਦੇਤ ਲੇਤ ਆਪਨ ਕੁਰਰਾਨੇ। ਤੇ ਧੈਨਿ ਲੈ ਨਿਜਿ ਧਾਮ ਸਿਧਾਨੇ। ੯। 
ਚੇਰੋ ਤਬੈ ਤੇਜ ਤਨ ਤਯੋ। ਭਲਾ ਬੁਰਾ ਕਛੂ _ਲਖਤ ਨ ਭਯੋ। 
ਛੰਦਬੰਦ ਨਹ ਨੈਕੁ _ਬਿਚਾਰਾ। ਜਾਤ ਭਯੋ ਦੇ _ਤਬਹਿ _ਨਗਾਰਾ। _੧0। 


ਦਾਵ ਘਾਵ ਤਿਨ ਨੈਕੂ ਨ ਕਹਾ। ਸਿੰਘਹਿ ਘੇਰਿ ਸਸਾ ਕਹੁ _ਡਰਾ। 
ਪੰਦੂਹ ਪਹਰਿ ਗਿਰਦ ਤਿਹ ਕੀਯੋ। _ਖਾਨ _ਪਾਨਿ _ਤਿਨ ਜਾਨ ਨ ਦੀਯੋ। _੧੧। 
ਖਾਨ ਪਾਨ ਬਿਨੁ ਸੂਰ _ਰਿਸਾਏ। ਸਾਮ ਕਰਨ ਹਿਤ ਦੂਤ ਪਠਾਏ। 
ਦਾਸ _ਨਿਰਖਿ ਸੰਗ ਸੈਨ _ਪਠਾਨੀ। _ਫੂਲਿ ਗਯੋ ਤਿਨ ਕੀ ਨਹੀ ਮਾਨੀ। ੧੨। 


ਦਸ ਸਹੌਸੂ ਅਬ ਹੀ ਕੈ ਦੈਹੂ। ਨਾਤਰ ਮੀਚ ਮੂੰਡ ਪਰ ਲੈਹੂ। 

ਸਿੰਘ ਸੰਗਤੀਯਾ ਤਹਾ ਪਠਾਏ। _ਗੋਪਾਲੈ ਸੁ ਧਰਮ ਦੇ ਲ੍ਯਾਏ। _੧੩। 
ਤਿਨ ਕੇ ਸੈਗਿ ਨ ਉਨ ਕੀ ਬਨੀ। ਤਬ ਕ੍ਰਿਪਾਲ ਚਿਤ ਮੋ ਇਹ ਗਨੀ। 
ਐਸਿ ਘਾਤਿ ਫਿਰਿ ਹਾਥ ਨ ਐ ਹੈ। ਸਬਹੂੰ ਫੇਰਿ ਸਮੋ ਛਲਿ ਜੈ ਹੈ। ੧੪। 


ਗੋਪਾਲੇ ਸੁ ਅਬੈ ਗਹਿ ਲੀਜੈ। ਕੈਦ ਕੀਜੀਐ ਕੈ ਬਧ ਕੀਜੈ। 
ਤਨਿਕ ਭਨਕ ਜਬ _ਤਿਨ ਸੁਨਿ ਪਾਈ। ਨਿਜ ਦਲ ਜਾਤ ਭਯੋ ਭਟ _ਰਾਈ। ੧੫। 


੭ਹਭਾਰ ਛੰਦ 


ਜਬ ਗਯੋ _ਗੁਪਾਲ। _ਕੁਪਿਯੋ ਕ੍ਰਿਪਾਲ। ਹਿੰਮਤ ਹੁਸੈਨ। ਜੁੰਮੈ ਲੁਝੈਨ। ੧੬। 
ਕਰਿ ਕੈ ਗੁਮਾਨ। ਜੁੰਮੈ ਜੁਆਨ। _ਬਜੇ ਤਬਲ। _ਦੁੰਦਭ _ਦਬਲ। _੧੭। 
ਬਜੇ _ਨਿਸਾਣ। _ਨਚੇ _ਕਿਕਾਣ। _ਬਾਹੈ _ਤੜਾਕ। _ਉਠੈ _ਕੜਾਕ। _੧੮। 


ਬਜੇ _ਨਿਸੰਗ। _ਗਜੇ _ਨਿਹੰਗ। ਛੁਟੈ _ਕ੍ਰਿਪਾਨ। _ਲਿਟੈ ਜੁਆਨ। _੧੯। 


ਤੁਪਕ _ਤੜਾਕ। _ਕੈਬਰ _ਕੜਾਕ। _ਸੈਹਥੀ _ਸੜਾਕ। _ਛੋਹੀ ਛੜਾਕ। _੨0। 


ਗਜੇ ਸੁਬੀਰ। _ਬਜੇ _ਗਹੀਰ। _ਬਿਚਰੇ _ਨਿਹੰਗ। ਜੈਸੇ ਪਲੰਗ। _੨੧। 
ਹੁਕੇ _ਕਿਕਾਣ। ਧੁਕੇ ਨਿਸਾਣ। _ਬਾਹੈ ਤੜਾਕ। _ਝਲੈ _ਝੜਾਕ। _੨੨। 


ਬਚਿਤ੍ਰ _ ਨਾਟਕ ੮੭ 


ਉਨ੍ਹਾਂ (ਗੁਪਾਲ ਅਤੇ ਰਾਮ _ਸਿੰਘ) ਨੇ ਆਪਣੇ ਨਾਲ ਜੋ ਧਨ ਲਿਆਂਦਾ ਸੀ __ਉਹ 
ਹੁਸੈਨੀ ਦੇ ਹੱਥ ਵਿਚ ਦੇ ਰਹੇ ਸਨ। ਦਿੰਦਿਆਂ ਲੈਂਦਿਆਂ ਆਪਸ ਵਿਚ ਤਕਰਾਰ ਹੋ_ਗਿਆ। 
(ਫਲਸਰੂਪ ਉਹ ਦੋਵੇਂ) ਧਨ ਲੈ ਕੇ ਆਪਣੇ ਆਪਣੇ ਘਰਾਂ ਨੂੰ ਪਰਤ _ਗਏ।੯। ਤਦ (ਉਸ) 
ਗੁਲਾਮ _(ਹੁਸੈਨੀ) ਦਾ ਸ਼ਰੀਰ ਗੁੱਸੇ ਨਾਲ _ਤਪ ਗਿਆ ਅਤੇ (ਆਪਣਾ) ਚੰਗਾ _ਮੌਦਾ ਕੁਝ 
ਵੀ ਨ ਵਿਚਾਰਿਆ। (ਉਸ ਨੇ) ਕੋਈ ਰਾਜਨੈਤਿਕ ਚਾਲ ਨ ਸੋਚੀ ਅਤੇ ਤੁਰਤ ਧੌਂਸਾ ਵਜਾ 
ਕੇ (ਗੁਪਾਲ _ਉਤੇ) _ਜਾ __ ਪਿਆ।੧0। 

ਉਸ ਨੇ ਰਤਾ ਜਿੰਨਾ ਵੀ ਕੋਈ ਦਾਉ-ਪੇਚ ਨ _ਕੀਤਾ। (ਉਸ ਨੇ ਗੁਪਾਲ ਨੂੰ ਇੰਜ 
ਜਾ ਡਰਾਇਆ ਜਿਵੇਂ) ਸ਼ੇਰ ਨੂੰ ਘੇਰ ਕੇ `ਸਹਿਆ ਡਰਾਉਣਾ ਚਾਹੁੰਦਾ ਹੋਵੇ। ਪੰਦ੍ਹਾਂ ਪਹਿਰ 
ਉਸ _ਨੇ ਘੇਰਾ _ਘਤੀ ਰਖਿਆ ਅਤੇ ਖਾਣ ਪੀਣ (ਦੀ ਕੋਈ ਚੀਜ਼ ਅੰਦਰ) ਜਾਣ ਨ 
ਦਿੱਤੀ।੧੧। ਖਾਣ _ਪੀਣ _ਤੋਂ ਬਿਨਾ ਸੂਰਮੇ _ਕ੍ਰੋਧਵਾਨ ਹੋ __ਗਏ। _(ਉਨ੍ਹਾਂ ਨੇ) _ਸੰਧੀ _ਕਰਨ 
ਲਈ _ਦੂਤ _ਭੇਜੇ। _ਗੁਲਾਮ _(ਹੁਸੈਨੀ) ਆਪਣੇ _ਨਾਲ ਆਈ ਪਠਾਣਾਂ _ਦੀ ਸੈਨਾ ਨੂੰ ਵੇਖ 
ਦੇ _ਹੰਕਾਰਿਆ ਗਿਆ ਅਤੇ ਉਨ੍ਹਾਂ ਦੀ ਕੋਈ (ਵੀ _ਗੱਲ) ਨ ਮੰਨੀ।੧੨। 

(ਹੁਸੈਨੀ ਨੇ ਸਪਸ਼ਟ _ਕੀਤਾ ਕਿ) ਹੁਣ ਹੀ ਦਸ ਹਜ਼ਾਰ ਰੁਪਿਆ ਦਿਉ ਨਹੀਂ ਤਾਂ 
ਸਿਰ ਉਤੇ ਮੌਤ ਆਈ _ਸਮਝੋ। _(ਇਹ ਸੁਣ ਕੇ ਰਾਜਾ ਗੁਪਾਲ ਘਰ ਪਰਤ ਆਇਆ ਅਤੇ 
ਬਾਗ਼ੀ ਹੋਂ ਬੈਠਾ) (ਭੀਮ _ਚੰਦ _ਨੇ) _ਸੰਗਤੀਆ ਸਿੰਘ ਨੂੰ _ਉਸ _ਕੋਲ ਭੇਜਿਆ (ਜੋ) ਗੁਪਾਲ 
ਨੂੰ ਧਰਮ-ਸਾਖੀ ਦੇ ਕੇ ਲੈ ਆਇਆ। _੧੩। ਗੋਪਾਲ ਦੀ ਭੀਮ ਚੰਦ ਨਾਲ ਨ ਬਣੀ ਤਾਂ 
ਕ੍ਰਿਪਾਲ ਨੇ _ਮਨ ਵਿਚ ਵਿਚਾਰਿਆ ਕਿ ਅਜਿਹਾ ਮੋਕਾ ਫਿਰ ਹੱਥ ਨਹੀਂ ਆਉਣਾ। ਸਮੇ 


ਧੁ 
ਰੈ 
ਗ 
(੨ 
ਕੀ 
ਤੋ 


ਗੋਪਾਲ ਨੂੰ ਹੁਣੇ ਹੀ ਫੜ ਲਈਏ, _ਕੈਦ ਕਰ _ਰਖੀਏ ਜਾਂ _ਮਾਰ _ਦੇਈਏ। (ਇਸ 
ਗੌਲ ਦੀ) ਕੁਝ _ਭਿਣਕ _ਜਦ ਗੋਪਾਲ ਨੂੰ ਪਈ, _ਤਾਂ ਉਹ ਸੂਰਮਾ _ਆਪਣੀ ਸੈਨਾ _ਵਿਚ 
ਚਲਾ _ਗਿਆ।੧੫। 
੭ਹਭਾਰ ਛੰਦ 

ਜਦ ਗੋਪਾਲ ਚੰਦ _ਚਲਾ _ਗਿਆ, _ਤਦ ਕ੍ਰਿਪਾਲ ਕ੍ਰੋਧਿਤ _ਹੋਇਆ। ਹਿੰਮਤ ਕਰਕੇ 
ਹੁਸੈਨੀ (ਵਲੋਂ) _ਲੜਨ _ਲਈ _ਤੁਰ _ਪਿਆ।੧੬। ਹੰਕਾਰ _ਕਰਕੇ ਸੂਰਮੇ _ਚਲ _ਪਏ। _ਧੌਂਸੇ 
ਅਤੇ _ਨਗਾਰੇ _ ਖ਼ੂਬ _ਵਜਣ _ਲਗੇ।੧੭। _ਨਗਾਰੇ _ਵਜਣ _ਲਗੇ, _ਘੋੜੇ _ਨਚਣ _ਲਗੇ। _ ਸ਼ਿਸ਼ਤ 
ਬੰਨ੍ਹ ਕੇ (ਤੀਰ) ਚਲਾਏ _ ਜਾਂਦੇ _ਅਤੇ _ਕੜ-ਕੜ (ਦੀ ਧੁਨ) _ਉਠਦੀ।੧੮। 

ਨਿਸੰਗ _ਹੋ__ਕੇ (ਯੋਧੇ _ਧੌਂਸੇ) ਵਜਾਉਂਦੇ ਹਨ ਅਤੇ ਮਹਾਨ ਯੋਧੇ (ਨਿਹੰਗ) _ਗਜਦੇ 
ਹਨ। _ਕ੍ਰਿਪਾਨਾਂ ਚਲਦੀਆਂ _ਹਨ _ਅਤੇ _ਯੋਧੇ _ਧਰਤੀ _ਉਤੇ _ਲੇਟਦੇ _ਹਨ।੧੯। ਬੰਦੂਕਾਂ _ਤੜ 
ਤੜ ਕਰਦੀਆਂ _ਹਨ, _ਤੀਰ _ਕੜ __ਕੜ ਕਰਦੇ _ਹਨ। _ਸੈਹੱਥੀਆਂ _'ਸਰਰ” (ਦੀ ਆਵਾਜ਼ ਨਾਲ 
ਵਜਦੀਆਂ ਹਨ) ਅਤੇ _ ਛੱਵੀਆਂ ਛੜ-ਛੜ ਕਰਦੀਆਂ _ਹਨ।੨0। 

ਸੂਰਬੀਰ _ਗਜਦੇ _ਹਨ। _ਗੰਭੀਰ _(ਗਰਜ _ ਕਰਨ _ਵਾਲੇ _ਨਗਾਰੇ) _ਵਜਦੇ _ਹਨ। _ ਸੂਰਮੇ 
(ਨਿਹੰਗ _ਯੁੱਧ-ਭੂਮੀ _ਵਿਚ ਇੰਜ) _ਵਿਚਰਦੇ _ਹਨ ਜਿਵੇਂ _(ਬਨ ਵਿਚ) _ਚਿਤਰਾ _(ਫਿਰਦਾ 
ਹੈ)।੨੧। ਘੋੜੇ _ਹਿਣਕਦੇ _ਹਨ, _ਥੌੱਸੇ _ਧੁਕਦੇ _ਹਨ। _(ਇਕ _ਪਾਸਿਓਂ ਸੂਰਮੇ) _ਤੜ _ਤੜ 
(ਕਰਦੇ ਸ਼ਸਤ੍ਰ) ਚਲਾਉਂਦੇ ਹਨ (ਅਤੇ ਦੂਜੇ _ਪਾਸਿਓਂ ਸੂਰਮੇ ਉਨ੍ਹਾਂ ਦੇ) ਵਾਰਾਂ ਨੂੰ _ਝਲਦੇ 
ਹਨ।੨੨। 


੮੮ 


ਸੀ _ਦਸਮ-ਗ੍ਰੰਥ _ਸਾਹਿਬ 


ਜੁਝੇ _ਨਿਹੰਗ। _ਲਿਟੈ ਮਲੰਗ। ਖੁਲ੍ਹੇ ਕਿਸਾਰ। ਜਨੁ ਜਟਾ _ਧਾਰ। ੨੩। 
ਸਜੇ _ਰਜਿੰਦੂ। _ਗਜੇ ਗਜਿੰਦੂ। ਉੱਤਰੇ _ਖਾਨ। ਲੈ ਲੈ ਕਮਾਨ। ੨੪। 


/ਤੇਡੰਨਾ ਛੰਦ 
ਕੁਪਿਯੋ ਕ੍ਰਿਪਾਲ ਸਜਿ _ਮਰਾਲੈ _ਬਾਹ _ਬਿਸਾਲ ਧਰਿ _ਢਾਲੈ। 
ਧਾਏ ਸਭ ਸੂਰੈ ਰੂਪ ਕਰੂਰੇ ਮਚਕਤ ਨੂਰੇ ਮੁਖਿ ਲਾਲੈ। 
ਲੈ ਲੈ ਸੁ ਕ੍ਰਿਪਾਨ ਬਾਣ ਕਮਾਣੈ ਸਜੇ ਜੁਆਨ ਤਨ ਤਤੇ। 
ਰਣਿ ਰੋਗ ਕਲੋਲ ਮਾਰ ਹੀ _ਥੋਲੈ ਜਨੁ ਗਜ ਡੋਲ ਬਨਿ ਮਤੈ। ੨੫। 


ਭੁਸ਼ੰਨਾ ਪੁਯਤ ਛੰਦ 
ਤਬੈ _ਕੋਪੀਯੰ ਕਾਂਗੜੇਸੈ ਕਟੋਚੇ। ਮੁਖੰ ਰਕਤ ਨੈਨੰ ਤਜੇ ਸਰਬ ਸੋਚੋ। 
ਉਤੈ _ਉਠੀਯ ਖਾਨ ਖੇਤੇ ਖਤੰਗੇ। ਮਨੋ __ਬਿਹਚਰੇ ਮਾਸ ਹੇਤੈ ਪਲੈਗੇ। ੨੬। 


ਬਜੀ ਭੇਰ ਭੁੰਕਾਰ ਤੀਰੰ ਤੜਕੇ। ਮਿਲੇ ਹਥਿ ਬੰਥੰ _ਕ੍ਰਿਪਾਣੈ ਕੜਕੇ। 
ਬਜੇ ਜੰਗ ਨੀਸਾਣ ਕਥੇ ਕਥੀਰੰ। ਫਿਰੈ ਰੁੰਡ ਮੁਡੈ ਤਨੈ ਤਛ ਤੀਰੈ। ੨੭। 


ਉਠੈ ਟੋਪ ਟੂਕੈ ਗੁਰਜੈ ਪ੍ਰਹਾਰੇ। ਰੁਲੇ ਲੁਥ ਜੁਥੈ ਗਿਰੇ ਬੀਰ ਮਾਰੇ। 
ਪਰੈ _ਕਤੀਐ ਘਾਤ _ਨਿਰਘਾਤ ਬੀਰੈ। ਫਿਰੈ ਰੁਡ ਮੁੰਡੰ ਤਨੰ ਤਨ ਤੀਰੈ। ੨੮। 


ਬਹੀ _ਬਾਹੁ _ਆਘਾਤ _ਨਿਰਘਾਤ _ਬਾਣੈ। ਉਠੇ _ਨਦ ਨਾਦ ਕੜਕੇ _ਕ੍ਰਿਪਾਣੰ। 
ਛਕੇ ਛੋਭ ਛਤ੍ਹ ਤਜੈ ਬਾਣ ਰਾਜੀ। ਬਹੇ ਜਾਹਿ” ਖਾਲੀ ਫਿਰੈ _ਛੂਛ _ਤਾਜੀ। ੨੯। 


ਜੁਟੇ ਆਪ ਮੈ ਬੀਰ ਬੀਰੈ ਜੁਝਾਰੇ। ਮਨੋਂ ਗਜ ਜੁਟੈ ਦੇਤਾਰੇ ਦੇਤਾਰੇ। 
ਕਿਧੋ ਸਿੰਘ ਸੋ _ਸਾਰਦੂਲੈ ਅਰੁਝੇ। _ਤਿਸੀ ਭਾਤਿ ਕਿਰਪਾਲ ਗੋਪਾਲ ਜੁਝੇ। _੩0। 


ਹਰੀ ਸਿੰਘ ਧਾਯੋ ਤਹਾ ਏਕ ਬੀਰੈ। ਸਹੇ ਦੇਹ ਆਪੰ ਭਲੀ ਭਾਤਿ ਤੀਰੈ। 
ਮਹਾ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ। ਬਡੋ ਜੁਧ ਕੈ ਦੇਵ ਲੋਕੰ ਪਧਾਰੇ। ੩੧। 


“ਤਾਹੀ” 


ਬਚਿਤ੍ਰ _ ਨਾਟਕ ੮੮ 


(ਯੁੱਧ _ਵਿਚ) _ਲੜ ਕੇ _(ਵੀਰ-ਗਤੀ ਪ੍ਰਾਪਤ _ਕਰ _ਚੁਕੇ) _ਮਹਾਨ ਯੋਧੇ ਮਲੰਗਾਂ ਵਾਂਗ 
ਲੇਟ ਪਏ _ਹਨ। (ਉਨ੍ਹਾਂ ਦੇ) ਵਾਲ ਖੁਲ੍ਹੇ ਹਨ ਮਾਨੋ (ਉਹ) _ਜੱਟਾਧਾਰੀ ਸਾਧੂ _ਹੋਣ।੨੩। 
ਮਹਾਨ ਰਾਜੇ ਸਜੇ ਹੋਏ ਹਨ ਅਤੇ _ਵਡੇ ਹਾਥੀ ਗਜ _ਰਹੇ _ਹਨ। (ਉਨ੍ਹਾਂ ਉਤੋਂ) ਖ਼ਾਨ _ਕਮਾਨ 
ਲੈ ਲੈ ਕੇ ਉਤਰ ਰਹੇ _ਹਨ।੨੪। 

/ਤਡੰਨਾ ਛੰਦ 

ਕਰੋਧਿਤ ਕ੍ਰਿਪਾਲ ਚੰਦ ਨੇ ਘੋੜੇ ਨੂੰ ਸਜਾਇਆ ਅਤੇ ਵਿਸ਼ਾਲ ਬਾਂਹਵਾਂ ਵਿਚ 
ਧਾਰਨ _ਕੀਤੀ। _ਸਾਰੇ _ਸੂਰਮੇ _(ਹਮਲਾ _ਕਰਨ _ਲਈ) _ਅਗੇ _ਵਧਦੇ _ਹਨ, ਉਨ੍ਹਾਂ _ਦਾ 
ਭਿਆਨਕ ਹੈ ਅਤੇ ਉਨ੍ਹਾਂ ਦੇ _ਲਾਲ ਮੂੰਹਾਂ ਉਤੇ ਨੂਰ ਚਮਕਦਾ ਹੈ। ਕ੍ਰਿਪਾਨਾਂ ਲੈ ਕੇ, 
ਕਮਾਨਾਂ ਨੂੰ ਸਜਾ _ਕੇ _ਗੁੱਸੈਲੇ ਜਵਾਨ _ਰਣ-ਭੂਮੀ _ਵਿਚ _ਕਲੋਲ (ਕਰਦੇ _ਹਨ ਅਤੇ _ ਮੂ 
ਵਿਚੋਂ) _ਮਾਰੋ-ਮਾਰੋ _ਹੀ _ਬੋਲਦੇ ਹਨ, ਮਾਨੋ _ ਮਸਤ _ ਹਾਥੀ _ਬਨ _ ਵਿਚ _ਡੋਲਦੇ _ਹੋਣ।੨੫। 
ਭੁਸ਼ੰਨਾ ਪੁਯਤ ਛੰਦ 

ਤਦੋਂ _ਕਾਂਗੜੇ _ਦਾ ਰਾਜਾ _(ਕ੍ਰਿਪਾਲ ਚੰਦ) _ਕਟੋਚ _ਕ੍ਰੋਧਵਾਨ ਹੋਇਆ। (ਉਸ ਦਾ) 
ਮੂੰਹ ਅਤੇ ਅਖਾਂ _ਲਾਲ _ਹੋ_ ਗਈਆਂ ਅਤੇ _(ਉਸ ਨੇ) ਸਭ ਪ੍ਰਕਾਰ ਦੀ ਸੋਚ _ਛਡ _ਦਿੱਤੀ। 
ਉਧਰੋਂ _(ਹੁਸੈਨੀ ਦੇ ਸਾਥੀ) ਪਠਾਣ ਮੈਦਾਨੇ-ਜੰਗ ਵਿਚ ਤੀਰ ਲੈ ਕੇ ਖੜੋਤੇ ਹੋਏ ਹਨ ਮਾਨੋ 
ਮਾਸ _ਲਈ _ਚਿਤਰੇ ਫਿਰਦੇ _ ਹੋਣ।੨੬। 


ਡੂੰ 

ਸੁਰਮੇ) _ਗੁੱਥਮ-ਗੁੱਥਾ _ਹਨ _ (ਅਤੇ _ ਕਿਤੇ) ਤਲਵਾਰਾਂ _ਕੜਕ ਰਹੀਆਂ _ਹਨ। _ (ਕਿਤੇ) ਜੰਗ 
ਵਿਚ _ਧੌਂਸੇ _ਵਜਦੇ ਹਨ (ਅਤੇ _ਕਿਤੇ) ਢਾਢੀ _ਵਾਰਾਂ ਗਾਉਂਦੇ _ਹਨ। (ਕਿਤੇ) ਧੜ __ ਅਤੇ 
ਸਿਰ ਅਤੇ _ਕਿਤੇ ਤੀਰਾਂ _ਨਾਲ _ਪੱਛੇ _ਹੋਏ ਸ਼ਰੀਰ ਫਿਰਦੇ _ਹਨ।੨੭। 

(ਕਿਤੇ) ਟੋਪਾਂ ਉਤੇ _ਗੁਰਜਾਂ ਦੇ ਵਾਰ ਨਾਲ _ਟਕ-ਟਕ (ਦੀ ਆਵਾਜ਼) ਉਠਦੀ _ਹੈ। 
(ਕਿਤੇ) ਲੋਥਾਂ ਦੇ ਢੇਰ ਰੁਲਦੇ ਹਨ (ਅਤੇ _ਕਿਤੇ) ਮਾਰੇ ਹੋਏ ਯੁੱਧ-ਵੀਰ _ਡਿਗੇ ਪਏ _ਹਨ। 
(ਕਿਤੇ) _ਪਤਲੀਆਂ _ ਤਲਵਾਰ _ਦੀਆਂ __ ਲਗਾਤਾਰ _ ਸੱਟਾਂ _ਨਾਲ _ਸੂਰਵੀਰਾਂ _(ਦੇ _ਸ਼ਰੀਰਾਂ _ਉਤੇ 
ਜ਼ਖਮ _ਲਗੇ _ਹੋਏ _ਹਨ)। (ਕਿਤੇ) ਧੜ ਅਤੇ _ਸਿਰ ਅਤੇ ਤੀਰਾਂ ਨਾਲ _ਪਛੇ ਹੋਏ ਸ਼ਰੀਰ 
ਫਿਰਦੇ _ਹਨ।੨੮। 

ਬਾਂਹਵਾਂ ਦੇ _ਝਟਕਿਆਂ _ ਨਾਲ _ ਲਗਾਤਾਰ _ਤੀਰ 
ਚਲਣ ਨਾਲ) _ਕੜ __ਕੜ _ਦੇ ਗੰਭੀਰ ਨਾਦ ਉਠ ਰਹੇ 
ਲੜੀਆਂ _ਛਡ _ਰਹੇ _ਹਨ। ਜਿਨ੍ਹਾਂ ਨੂੰ (ਤੀਰ) ਲਗਦੇ 
ਸਖਣੇ ਫਿਰਦੇ _ਹਨ। _੨੯। 

(ਕਿਤੇ) ਆਪਸ _ਵਿਚ _ਸੂਰਮੇ _ਗੁੱਥਮ _ਗੁੱਥਾ _ਹਨ, ਮਾਨੋ _ਵਡੇ ਦੰਦਾਂ ਵਾਲੇ _ਹਾਥੀ 
ਆਪਸ _ਵਿਚ _ਉਲਝੇ _ਹੋਣ। (ਜਿਵੇਂ) ਸ਼ੇਰ _ਨਾਲ _ ਸ਼ੇਰ _ਭਿੜਦਾ ਹੋਵੇ, _ਉਸ ਤਰ੍ਹਾਂ ਕ੍ਰਿਪਾਲ 
ਚੰਦ _ਅਤੇ _ਗੋਪਾਲ _ਚੰਦ _(ਆਪਸ _ ਵਿਚ) _ਜੂਝ _ਰਹੇ _ ਸਨ।੩0। 

ਤਦੋਂ _(ਹੁਸੈਨੀ ਦਲ ਦਾ) ਹਰੀ ਸਿੰਘ ਯੋਧਾ ਧਾਵਾ ਕਰ ਕੇ ਆਇਆ। (ਉਸ ਨੇ) 
ਆਪਣੇ _ਸ਼ਰੀਰ ਉਤੇ ਤੀਰਾਂ _ਦੀ _(ਬੌਛਾੜ) _ਚੰਗੀ ਤਰ੍ਹਾਂ _ਸਹੀ। (ਉਸ ਨੇ) ਕ੍ਰੋਧ ਕਰ ਕੇ 
ਬਹੁਤ _ਸੂਰਮੇ _ਮਾਰ ਦਿੱਤੇ _ਅਤੇ _ਬਹੁਤ _ਤਕੜਾ ਯੁੱਧ _ਕਰਕੇ _ਸੁਅਰਗ _ਚਲਾ__ਗਿਆ।੩੧। 


ਨੈ 3 4 
ਇਵ 
ਤਹ 
ਗੰ 
ਤੂ 


ਸੀ _ਦਸਮ-ਗ੍ਰੰਥ ਸਾਹਿਬ ਬਚਿਤ੍ਰ _ ਨਾਟਕ ੮੯ 


ਹਠਿਯੋ ਹਿਮਤੰ ਕਿੰਮਤੰ ਲੈ ਕ੍ਰਿਪਾਨੰ। ਲਏ ਗੁਰਜ ਚਲੈ ਸੁ ਜਲਾਲ ਖਾਨੰ। (ਰਾਜਿਆਂ ਵਲੋਂ) ਹਿੰਮਤ ਸਿੰਘ ਅਤੇ ਕਿੰਮਤ ਸਿੰਘ ਨਾਂ ਦੇ _ਕੜੀਅਲ ਯੋਧੇ _ਕ੍ਰਿਪਾਨਾਂ 
ਹਠੇ ਸੂਰਮਾ ਮਤ ਜੋਧਾ ਜੁਝਾਰੰ। ਪਰੀ _ਕੁਟ ਕੁਟੈ ਉਠੀ ਸਸਤ _ਝਾਰੋ। ੩੨। ਲੈ ਕੇ ਆਏ। (ਹੁਸੈਨੀ ਦੇ ਦਲ ਵਲੋਂ) ਜਲਾਲ ਖ਼ਾਨ _ਗੁਰਜ ਲੈ ਕੇ _ਚਲਿਆ। _ਉਹ ਜੁਝਾਰੂ 


ਯੋਧੇ _ਅਭਿਮਾਨ ਨਾਲ _ਮਸਤੇ ਹੋਏ ਖ਼ੂਬ _ਲੜੇ। _(ਸ਼ਸਤ੍ਰਾਂ ਦੇ) ਲਗਾਤਾਰ ਵਾਰਾਂ ਨਾਲ _ਸ਼ਸਤ੍ਰਾਂ 
ਤੋ _ਚਿੰਗਾਰੀਆਂ _ਨਿਕਲਣ _ ਲਗੀਆਂ।੩੨। 


ਰਸ਼ਾਵਲ ਛੱਟਾ ਰਸ਼ਾਵਲ ਛੱਟਾ 
ਜਸੰਵਾਲ ਧਾਏ। ਤੁਰੰਗੰ ਨਚਾਏ। ਜਸਵਾਲ _(ਦਾ ਰਾਜਾ _ ਕੇਸਰੀ ਚੰਦ) ਘੋੜਾ _ਨਚਾਉਂਦਾ ਹੋਇਆ _ ਅਗੇ _ ਵਧਿਆ। 
ਲਯੋ _ਘੇਰਿ ਹੁਸੈਨੀ। ਹਨ੍ਯੋ ਸਾਂਗ ਪੈਨੀ। _੩੩। (ਉਸ _ਨੇ) ਹੁਸੈਨੀ ਨੂੰ ਘੇਰ _ਲਿਆ ਅਤੇ _ਤਿਖੀ _ਬਰਛੀ _ਦਾ _ਵਾਰ _ਕੀਤਾ।੩੩। _ਹੁਸੈਨੀ 
ਤਿਨੂ ਬਾਣ ਬਾਹੇ। ਬਡੇ ਸੈਨ ਗਾਹੇ। ਨੇ (ਅਗੋਂ) ਤੀਰ _ਚਲਾਏ _ਅਤੇ _ਬਹੁਤ _ਸੈਨਾ _ਲਿਤਾੜ _ਦਿੱਤੀ। _(ਤੀਰ) ਜਿਸ ਦੇ ਸ਼ਰੀਰ 
ਜਿਸੈ _ਅੰਗਿ _ਲਾਗ੍ਯੋ। _ਤਿਸੇ ਪ੍ਰਾਣ ਤ੍ਯਾਗ੍ਯੋ। ੩੪। ਵਿਚ _ਲਗਦਾ _ਹੈ, _ਉਸੇ _ਦੇ ਪ੍ਰਾਣ ਨਿਕਲ _ ਜਾਂਦੇ _ਹਨ।੩੪। 


ਜਬੈ _ਘਾਵ_ਲਾਗ੍ਯੋ। ਤਬੈ ਕੋਪ ਜਾਗ੍ਯੋ। (ਜਿਸ ਕਿਸੇ ਨੂੰ) ਜਦੋਂ ਜ਼ਖਮ ਲਗਦਾ ਹੈ ਤਾਂ (ਉਸ ਦਾ) ਕ੍ਰੋਧ ਭੜਕ ਪੈਂਦਾ ਹੈ। 
ਮੈਕਾਰੀ ਕਮੇ&। ਚੱਲੇ '਼ੀਰ _ਬਾਕੋ। ੜਖ। (ਉਹ _ਫਿਰ) ਕਮਾਨ ਸੰਭਾਲ ਕੇ ਸੂਰਮਿਆਂ ਨੂੰ _ਬਾਣਾਂ ਨਾਲ ਮਾਰੀ ਜਾਂਦਾ _ਹੈ।੩੫। (ਸੂਰਮੇ) 
ਚਰ ਬੋਰ ਅੱਕੇ 8 -ਆਰ-ਕਤੋ। ਚੌਹਾਂ ਪਾਸਿਆਂ ਤੋਂ ਅਗੇ _ਢੁਕਦੇ ਹਨ _ਅਤੇ _ਮੂੰਹ ਤੋਂ _ਮਾਰੋ-ਮਾਰੋ _ਪੁਕਾਰਦੇ _ਹਨ। _(ਉਹ) 
ਦਿ ਅਸਤ ਰੀ. ਚੋ ਅਤ ਕੀ ਤੀ ਨਿਰਭੈ ਹੋ ਕੇ ਸ਼ਸਤਰ ਚਲਾਉਂਦੇ ਹਨ ਅਤੇ ਦੋਵੇਂ (ਆਪਣੀ ਆਪਣੀ) _ਜਿਤ ਪ੍ਰਾਪਤ ਕਰਨ 
” ਟੀ ਤੌ ਦੇ ਚਾਹਵਾਨ ਹੁੰਦੇ _ਹਨ।੩੬। 


ਰਿਸੇ ਖਾਨ ਜਾਦੇ। ਮਹਾ ਮਦ ਮਾਦੇ। ਪਠਾਣ ਸੈਨਿਕ ਕ੍ਰੋਧਿਤ ਹੋ _ਗਏ। ਹੈਂਕੜ _ਨਾਲ _ਹੰਕਾਰੇ _ਗਏ। ਤੀਰਾਂ _ਦੀ _ਬਰਖਾ 
ਮਹਾ ਬਾਣ ਬਰਖੇ। ਸਭੇ ਸੂਰ ਹਰਖੇ। ੩੭। ਹੋਣ _ਲਗੀ। _ਸਾਰੇ ਸੂਰਮੇ _ਪ੍ਰਸੰਨ _ਹੋ__ਗਏ।੩੭। _(ਉਹ ਦ੍ਰਿਸ਼ ਅਜਿਹਾ ਸੀ) ਮਾਨੋ _ਬਾਣ 
ਕਰੈ _ਬਾਣ _ਅਰਚਾ। _ਧਨੁਰ ਬੇਦ _ਚਰਚਾ। (ਸੁਗੰਧਿਤ ਪਦਾਰਥਾਂ _ਦੀ) _ਅਰਚਾ _(ਛਿੜਕਾਉ) _ਕਰ _ਰਹੇ _ਹੋਣ। _(ਧਨੁਸ਼ਾਂ _ਦੀ _ਟੰਕਾਰ 
ਸ ਸਾਂਗੇ ਸਮਾਲੰ। ਕਰੈ ਤਉਨ ਠਾਮੰ। ੩੮। ਨਾਲ) _ਧਨੁਰ ਵੇਦ ਦਾ ਪਾਠ ਹੋ ਰਿਹਾ ਸੀ। ਉਸ ਥਾਂ ਤੇ (ਵੇਦ-ਪਾਠ ਦਾ) ਕੋਈ ਰੂਪਕ 
ਰਹ ੍ ਰਹ ਖੇਡਿਆ ਜਾ ਰਿਹਾ _ਸੀ।੩੮। 

ਬਲੀ ਬੀਰ _ਰੁਝੇ। ਸਮੁਹ ਸਸਤ੍ਰ ਜੁਝੇ। (ਉਸ ਕੰਮ ਵਿਚ) ਬਲਵਾਨ _ਵੀਰ _ਰੁਝੇ ਹੋਏ _ਸਨ। ਸਾਰੇ _ਸ਼ਸਤ੍ਰਾਂ ਨਾਲ ਜੂਝ _ਰਹੇ 
ਲਗੈ ਧੀਰ _ਧਕੈ। ਕ੍ਰਿਪਾਣੈ _ਝਨਕੈ। _੩੯। ਸਨ। _ਧੀਰਜਵਾਨ _ (ਸੂਰਮਿਆਂ) ਦੇ _ਧਕੇ _ਵਜ _ਰਹੇ _ਸਨ ਅਤੇ _ਕ੍ਰਿਪਾਨਾਂ _ਛਣਕ _ਰਹੀਆਂ 
ਕੜਕੈ _ਕਮਾਣੰ। _ਝਣਕੈ _ਕ੍ਰਿਪਾਣੈ। ਸਨ।੩੯। _ਕਮਾਨਾਂ _ਕੜਕਦੀਆਂ _ਸਨ। _ਕ੍ਰਿਪਾਨਾਂ _ਛਣਕਦੀਆਂ _ਸਨ। _ਕੜਾਕ _ ਕੜਾਕ 
ਕੜਕਾਰ ਛੁਟੈ। _ਝਣੰਕਾਰ _ਉਠੈ। ੪0। (ਤੀਰ) _ਚਲਦੇ _ਸਨ। _(ਹਰ ਪਾਸੇ) _ਝਣਕਾਰ (ਦਾ ਨਾਦ) ਪੈਦਾ _ਹੋ ਰਿਹਾ ਸੀ। ੪0। 
ਹਠੀ ਸਸਤੁ _ਝਾਰੇ। ਨ ਸੰਕਾ_ਬਿਚਾਰੇ। ਹਠੀ _(ਸੂਰਮੇ) _ਸ਼ਸਤ੍ਰਾਂ _ਦਾ _ਵਾਰ _ਕਰਦੇ _ਸਨ। _(ਮਨ ਵਿਚ) _ਕੋਈ ਸ਼ੰਕਾ _ਨਹੀਂ 


ਵਿਚਾਰਦੇ _ਸਨ। _ ਤੀਰ (ਇਤਨੇ ਅਧਿਕ) _ਚਲਾਏ _ਜਾ ਰਹੇ ਸਨ ਮਾਨੋ ਲੋਹੇ _ਦੀ _ਬਰਖਾ 
ਹੋ ਰਹੀ ਹੋਵੇ।੪੧। ਨਦੀ ਲਹੂ ਨਾਲ ਪੂਰੀ ਗਈ ਹੈ। ਆਕਾਸ਼ ਵਿਚ ਹੂਰਾਂ ਵਿਚਰ ਰਹੀਆਂ 
ਹਨ। _ ਦੋਹਾਂ ਪਾਸਿਆਂ ਤੋਂ ਮੁੱਖੀ ਸੂਰਮੇ _ਭਿਆਨਕ _ ਆਵਾਜ਼ਾਂ _ਕਢ ਰਹੇ __ਹਨ।੪੨। 
ਪਾਧੜ? _ਛੰਟਾ 

ਉਥੇ _ਮਸਾਣ ਖਿੜ ਖਿੜ ਕੇ ਹਸ ਰਹੇ ਸਨ। (ਕਿਤੇ) ਹਾਥੀ ਡਿਗੇ ਪਏ ਸਨ ਅਤੇ 
ਘੋੜੇ ਖੁਲ੍ਹੇ ਫਿਰਦੇ ਸਨ। ਉਥੇ _ਘੋਰ ਯੁੱਧ _ਵਿਚ ਸੂਰਮੇ ਜੁਟੇ ਹੋਏ _ਸਨ। (ਕਿਤੇ) ਤਲਵਾਰਾਂ 
ਚਲ ਰਹੀਆਂ _ਸਨ ਅਤੇ _ਬਾਣ _ਵਰ੍ਹ ਰਹੇ _ਸਨ।੪੩। 

(ਕਿਤੇ) _ਡਾਕਣੀਆਂ _ ਡਕਾਰ _ਰਹੀਆਂ _ ਸਨ _ ਅਤੇ _ਚਾਵੰਡੀਆਂ _ਚੀਖੁ _ਰਹੀਆਂ _ਸਨ। 
ਕਿਤੇ ਕਾਂਵਾਂ ਦੀ ਕੁਰਲਾਹਟ ਪੈ ਰਹੀ ਸੀ ਅਤੇ ਕਿਤੇ ਦੁਧਾਰੇ (ਖੰਡੇ) ਵਜ ਰਹੇ ਸਨ। (ਕਿਤੇ) 
ਲੋਹੇ ਦੇ _ਟੋਪ ਖੜਕ _ਰਹੇ _ਸਨ ਅਤੇ (ਕਿਤੇ) ਬੰਦੂਕਾਂ _ਤੜਾਕ _ਰਹੀਆਂ _ਸਨ। _ (ਕਿਤੇ) 
ਸੈਹੱਥੀਆਂ _ਸਰਕ _ ਰਹੀਆਂ _ ਸਨ _ ਅਤੇ _ (ਕਿਤੇ) _ਧੌਕਮ-ਧੌਕੀ ਹੋ __ਰਹੀ _ਸੀ।੪੪। 


ਕਰੇ ਤੀਰ ਮਾਰੈ। ਫਿਰੈ ਲੋਹ ਧਾਰੈ। ੪੧। 

ਨਦੀ ਸ੍ਰੋਣ ਪੂਰੋ। ਫਿਰੈ ਗੈਣਿ ਹੂਰੈ। 

ਉਭੇ ਖੇਤ ਪਾਲੰ। _ਬਕੇ _ਬਿਕਰਾਲੰ। ੪੨। 
ਘਾਧੜਾਂ ਛੰਦ 


ਤਹ ਹੜ _ਹੜਾਇ ਹਸੇ ਮਸਾਣ। ਲਿਟੇ ਗਜਿੰਦੂ ਛੁਟੇ ਕਿਕਰਾਣ। 
ਜੁਟੇ ਸੁ ਬੀਰ ਤਹ ਕੜਕ ਜੰਗ। ਛੁਟੀ ਕ੍ਰਿਪਾਣ ਬੁਠੇ ਖਤੰਗ। ੪੩। 


ਡਾਕਨ _ਡਹਕਿ _ਚਾਵਡ _ਚਿਕਾਰ। _ਕਾਕੰ _ਕਹਕਿ _ਬਜੈ _ਦੁਧਾਰ। 
ਖੋਲੋ ਖੜਕਿ _ਤੁਪਕਿ _ਤੜਾਕਿ। ਸੈਥੈ ਸੜਕ _ਧਕੈ _ਧਹਾਕਿ। ੪੪। 


ਸੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਤ ਛੰਦ 
ਤਹਾ ਆਪ ਕੀਨੋ ਹੁਸੈਨੀ ਉਤਾਰੈ। _ਸਭੂ ਹਾਥਿ _ਬਾਣੈ _ਕਮਾਣੈ ਸੰਭਾਰੈ। 
ਰੂਪੇ ਖਾਨ ਖੂਨੀ ਕਰੈ ਲਾਗ ਜੁਧੈ। ਮੁਖੰ ਰਕਤ ਨੈਣੈ ਭਰੇ ਸੂਰ ਕੂਧੈ। ੪੫। 


ਜਗਿਯੋ ਜੰਗ ਜਾਲਮ ਸੁ _ਜੋਧੈ ਜੁਝਾਰੇ। ਬਹੇ ਬਾਣ ਬਾਂਕੇ ਬਰਛੀ ਦੁਧਾਰੈ। 
ਮਿਲੇ ਬੀਰ ਬੀਰ ਮਹਾ ਧੀਰ ਬੈਕੇ। ਧਕਾ _ਧਕਿ ਸੈਥੈ ਕ੍ਰਿਪਾਣੈ ਝਨੰਕੇ। ੪੬। 


ਭਏ ਢੋਲ ਢੰਕਾਰ ਨਦੇ ਨਫੀਰੈ। ਉਠੇ _ਬਾਹੁ _ਆਘਾਤ _ਗਜੈ _ਸੁਬੀਰੇ। 
ਨਵੇਂ ਨਦ _ਨੀਸਾਨ _ਬਜੇ _ਅਪਾਰੈ। ਰੁਲੇ ਤਛ ਮੁਛੇ ਉਠੀ ਸਸਤ੍ਰ _ਝਾਰੰ। ੪੭। 


ਟੋਪੰ ਢਕਾ ਢੁਕ _ਢਾਲੌ। ਮਹਾ ਬੀਰ _ਬਾਨੈਤ _ਬਕੈ ਬਿਕ੍ਰਾਲੈ। 


ਟਕਾ ਤੁਕ 
ਨਚੇ ਬੀਰ _ਬੈਤਾਲਯੋ ਭੂਤ ਪ੍ਰੇਤੈ। "ਨਚੀ _ਡਾਕਿਣੀ ਜੋਗਨੀ ਉਰਧ ਹੇਤੋ”। ੪੮। 


ਛੁਟੀ ਜੋਗਤਾਰੀ ਮਹਾਰੁਦੂ _ਜਾਗੇ। _ਡਗਿਯੋ ਧਿਆਨ ਬੂਹਮੰ ਸਭੈ ਸਿਧ _ਭਾਗੇ। 
ਹਸੇ ਕਿੰਨਰੈ ਜਛ _ਬਿਦਿਆਧਰੇਯੋ। _ਨਚੀ _ਅਛਰਾ _ਪਛਰਾ _ਚਾਰਣੇਯੰ। ੪੯। 


ਪਰਿਯੋ ਘੋਰ ਜੁਧੈ ਸੁ ਸੈਨਾ ਪਰਾਨੀ। ਤਹਾ ਖਾਂ _ਹੁਸੈਨੀ ਮੰਡਿਓ ਬੀਰ ਬਾਨੀ। 
ਉਤੈ ਬੀਰ ਧਾਏ ਸੁ ਬੀਰੈ ਜਸ੍ਹਾਰੇ। ਸਬੈ ਬਿਉਤ ਡਾਰੇ ਬਗਾ ਸੇ _ਅਸ੍ਹਾਰੈ। ੫0। 


ਤਹਾ ਖਾਂ _ਹੁਸੈਨੀ ਰਹਿਯੋ ਏਕ ਠਾਢੇ। ਮਨੋ ਜੁਧ ਖੰਭੰ ਰਣਕਭੂਮ _ਗਾਡੈ। 


ਜਿਸੈ ਕੋਪ ਕੈ ਕੈ ਹਠੀ ਬਾਣਿ ਮਾਰਿਯੋ। ਤਿਸੈ ਛੇਦ ਕੈ ਪੈਲ ਪਾਰੇ ਪਧਾਰਿਯੋ। ੫੧। 


ਸਹੇ ਬਾਣ ਸੂਰੇ ਸਭੈ ਆਣ ਚਢੂਕੈ। ਚਹੂੰ ਓਰ ਤੈ ਮਾਰ ਹੀ ਮਾਰ ਕੂਕੈ। 


ਭਲੀ ਭਾਤਿ ਸੋ ਅਸਤ ਅਉ ਸਸਤੂ ਝਾਰੇ। ਗਿਰੇ ਭਿਸਤ ਕੋ_ਖਾਂ_ਹੁਸੈਨੀ ਸਿਧਾਰੇ। ੫੨। 


ਬਚਿਤ੍ਰ _ ਨਾਟਕ ੯0 


ਭੁਸ਼ੰਨਾ ਪੁਯਤ ਛੰਦ 

ਤਦੋਂ _ਹੁਸੈਨੀ ਖੁਦ _(ਜੰਗ _ਕਰਨ _ਲਈ) _ਨਿਤਰਿਆ। _(ਉਸ ਦੇ) ਸਾਰੇ (ਸਾਥੀਆਂ 
ਨੇ) ਹੱਥਾਂ ਵਿਚ _ਤੀਰ ਅਤੇ _ਕਮਾਨਾਂ _ਸੰਭਾਲੀਆਂ ਹੋਈਆ _ਸਨ। _ ਖ਼ੂਨਖਾਰ _ਪਠਾਣ ਯੁੱਧ _ਕਰਨ 
ਲਈ ਡਟ _ਗਏ। ਕ੍ਰੋਧ ਕਰ ਕੇ (ਸਾਰਿਆਂ) ਸੂਰਮਿਆਂ ਦੇ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ 
ਸਨ।੪੫। 

ਕਠੋਰ ਅਤੇ ਭਿਆਨਕ ਯੋਧਿਆਂ (ਦੇ ਮਨ ਵਿਚ) ਜੰਗ (ਦੀ ਬਿਰਤੀ) ਜਾਗ _ਪਈ। 
ਸੁੰਦਰ _ਤਿਖੇ _ਤੀਰ, _ਬਰਛੀਆਂ _ਅਤੇ _ਦੁਧਾਰੇ _(ਖੰਡੇ) _ਚਲਦੇ _ਹਨ। _ਵਡੇ _ਵਡੇ ਸੂਰਮੇ 
ਧੀਰਜਵਾਨ _ ਬਾਂਕੇ ਸੂਰਮਿਆਂ _ਨਾਲ _ ਗੁੱਥਮ-ਗੁੱਥਾ ਹੁੰਦੇ _ਹਨ। _ (ਕਿਤੇ) _ਸੈਹੱਥੀਆਂ _ਨਾਲ 
ਧਕਮ-ਧਕੀ _ਹੋ__ਰਹੀ ਹੈ, (ਕਿਤੇ) ਤਲਵਾਰਾਂ _ਦੀ _ਛਣਕਾਰ _ਹੋ__ਰਹੀ _ਹੈ।੪੬। 

(ਕਿਤੇ) ਢੋਲਾਂ ਦੀ _ਢਮਕਾਰ ਅਤੇ _ਤੂਤੀਆਂ ਦੀ ਆਵਾਜ਼ ਪੈਦਾ ਹੋ_ ਰਹੀ ਹੈ। (ਕਿਤੇ) 
ਬਾਂਹਵਾਂ ਦੀ ਸੌਟ (ਨਾਲ ਧੁਨ) _ਉਠਦੀ ਹੈ _ਅਤੇ _(ਕਿਤੇ) ਸੂਰਬੀਰ _ਗਜਦੇ _ਹਨ। _ਧੌਂਸਿਆਂ 
ਦੇ _ਵਜਣ ਤੋਂ ਕਈ ਪੁਕਾਰ _ਦੀਆਂ _ਨਵੇਕਲੀਆਂ ਆਵਾਜ਼ਾਂ _ਨਿਕਲਦੀਆਂ _ਹਨ। _ਵਢੇ _ਟੁਕੇ 
(ਸੂਰਵੀਰ) _ਰੁਲ _ਰਹੇ _ਹਨ _ ਅਤੇ _ਸ਼ਸਤ੍ਰਾਂ _(ਦੇ _ਵਜਣ ਨਾਲ) _ਚਿੰਗਾਰੀਆਂ _ ਉਠਦੀਆਂ 
ਹਨ।8੭। 

(ਲੋਹੇ ਦੇ) ਟੋਪਾਂ ਦੀ ਟਕ-ਟਕ ਅਤੇ _ਢਾਲਾਂ ਦੀ _ਢਕ-ਢਕ (ਦੀਆਂ ਅਵਾਜ਼ਾਂ _ਸੁਣਾਈ 
ਦਿੰਦੀਆਂ _ਹਨ)। ਮਹਾਵੀਰ ਅਤੇ _ਬਾਂਕੇ _ਤੀਰ-ਅੰਦਾਜ਼ ਭਿਆਨਕ _ (ਰੂਪ _ਧਾਰ _ਰਹੇ _ਹਨ)। 
ਬੀਰ-ਬੈਤਾਲ, ਭੂਤ _ ਅਤੇ ਪ੍ਰੇਤ _ਨਚ _ਰਹੇ _ਹਨ। _ ਆਕਾਸ਼-ਵਾਸੀ _ਡਾਕਣੀਆਂ, _ਜੋਗਣਾਂ _ਨਚ 
ਰਹੀਆਂ ਹਨ।੪੮। 

(ਭਿਆਨਕ _ ਯੁੱਧ _ਕਾਰਨ) _ਮਹਾ _ਰੁਦਰ (ਸ਼ਿਵ) _ਦੀ ਯੋਗ-ਸਮਾਧੀ ਭੰਗ _ਹੋ__ਜਾਣ 
ਨਾਲ _(ਉਹ) ਜਾਗ _ਪਿਆ ਹੈ; ਬੁਹਮਾ ਦਾ ਧਿਆਨ _ਉਚਕ _ਗਿਆ ਹੈ, ਅਤੇ ਸਾਰੇ ਸਿੱਧ 
(ਆਪਣਿਆਂ _ਠਿਕਾਣਿਆਂ ਤੋਂ) _ਭਜ _ ਗਏ _ਹਨ। _ਕਿੰਨਰ, _ਯਕਸ਼, _ਵਿਦਿਆਧਰ _ (ਆਦਿ 
ਦੇਵਤੇ) _ਹਸ _ਰਹੇ _ਹਨ _ ਅਤੇ _ਮਾਤ _ਲੋਕ _ਦੀਆਂ _ ਸੁੰਦਰ _ਯੂਵਤੀਆਂ, _ਅਪੌਛਰਾਵਾਂ _ਅਤੇ 
ਚਾਰਣਾਂ ਦੀਆਂ _ ਇਸਤਰੀਆਂ _ਨਚ ਰਹੀਆਂ _ ਹਨ।੪੯। 

ਘੋਰ ਯੁੱਧ _ਹੋਣ ਕਾਰਨ ਸੈਨਾ _ਭਜਣ _ਲਗੀ। ਉਥੇ _(ਉਦੋਂ) ਹੁਸੈਨੀ ਖਾਨ ਨੇ (ਯੁੱਧ) 
ਮੰਡਿਆ ਅਤੇ ਸੂਰਮਿਆਂ ਵਾਲੇ ਬੋਲ (ਉਚਾਰੇ-ਭਾਵ ਗਜਿਆ)। ਉਧਰ ਬਹਾਦੁਰ 
ਜਸਵਾਰੀਆਂ _ਨੇ ਧਾਵਾ _ਬੋਲ _ਦਿੱਤਾ। _(ਉਨ੍ਹਾਂ ਨੇ) ਸਾਰਿਆਂ ਸਵਾਰਾਂ ਨੂੰ ਕਪੜਿਆਂ ਵਾਂਗ 
ਵਿਉਤ ਦਿੱਤਾ (ਅਰਥਾਤ _ ਕਤਰ _ ਦਿੱਤਾ।)।੫0। 

ਉਥੇ _ਇਕ _ਹੁਸੈਨੀ ਖ਼ਾਨ ਹੀ _ਡਟਿਆ ਖੜਾ ਰਿਹਾ, ਮਾਨੋ _ਰਣ-ਭੂਮੀ ਵਿਚ ਯੁੱਧ 

ਖੰਭਾ _ਗਡਿਆ _ਹੋਵੇ। _(ਉਹ) _ਹਠੀਲਾ ਯੋਧਾ _ਕ੍ਰੋਧਵਾਨ ਹੋ. ਕੇ ਜਿਸ ਨੂੰ ਤੀਰ ਮਾਰਦਾ 
ਹੈ, ਉਸ ਨੂੰ ਛੋਹ ਕੇ ਤੀਰ _ਪਰਲੇ ਪਾਸੇ _ਨਿਕਲ _ਜਾਂਦਾ _ਹੈ।੫੧। 

(ਉਸ) ਸੂਰਮੇ ਨੇ _(ਆਪਣੇ _ਉਤੇ ਸਾਰੇ) _ਬਾਣ _ਸਹਾਰੇ। (ਫਿਰ) ਸਾਰੇ (ਉਸ ਦੇ) 
ਨੇੜੇ ਆ ਪਹੁੰਚੇ _ਅਤੇ ਚੌਹਾਂ ਪਾਸਿਆਂ ਤੋਂ _ਮਾਰੋ-ਮਾਰੋ ਬੋਲਣ _ਲਗੇ। _(ਹੁਸੈਨੀ ਨੇ) ਚੰਗੀ 


ਨੂੰ ਚਲਿਆ _ਗਿਆ।੫੨। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਨਾ 
ਜਬੈ ਹੁਸੈਨੀ ਜੁਝਿਯੋ ਭਯੋ ਸੂਰ ਮਨ ਰੋਸੁ। 
ਭਾਜਿ ਚਲੇ ਅਵਰੈ ਸਬੈ ਉਠਿਯੋ _ਕਟੋਚਨ ਜੋਸ। ੫੩। 


ਚੱਪਣਾ/ 


ਕੋਪਿ ਕਟੋਚਿ ਸਬੈ ਮਿਲਿ ਧਾਏ। ਹਿੰਮਤਿ ਕਿੰਮਤਿ ਸਹਿਤ ਰਿਸਾਏ। 
ਹਰੀ ਸਿੰਘ ਤਬ _ਕੀਯਾ _ਉਠਾਨਾ। _ਚੁਨਿ _ਚੁਨਿ _ਹਨੇ _ਪਖਰੀਯਾ _ਜੁਆਨਾ। _੫੪। 


ਨਰਾਲ _ਛੱਟਾ 
ਤਬੈ _ਕਟੋਚ _ਕੋਪੀਯ। _ਸੰਭਾਰ ਪਾਵ ਰੋਪੀਯੋ। 
ਸਰਕ ਸਸਤੁ ਝਾਰ ਹੀ। ਸੁ ਮਾਰਿ ਮਾਰਿ ਉਚਾਰ ਹੀ। ੫੫। 
ਚੈਦੇਲ ਚੌਪੀਯੀ ਤਬੈ। _ਰਿਸਾਤ ਧਾਤ ਭੇ ਸਬੈ। 
ਜਿਤੇ ਗਏ ਸੁ ਮਾਰੀਯੰ। ਬਚੇ _ਤਿਤੇ ਸਿਧਾਰੀਯ। ੫੬। 


ਦੰਹਾਰ” 
ਸਾਤ _ਸਵਾਰਨ ਕੈ ਸਹਿਤ ਜੂਝੇ ਸੰਗਤ _ਰਾਇ। 
ਦਰਸੋ ਸੁਨਿ ਜੁਝੈ ਤਿਨੈ ਬਹੁਰਿ ਜੁਝਤ ਭਯੋ ਆਇ। _੫੭। 
ਹਿੰਮਤ ਹੂੰ _ਉਤਰਿਯੋ ਤਹਾ ਬੀਰ ਖੇਤ _ਮਝਾਰ। 
ਕੇਤਨ ਕੇ ਤਨਿ ਘਾਇ ਸਹਿ ਕੇਤਨਿ ਕੇ ਤਨਿ ਝਾਰਿ। ੫੮। 
ਬਾਜ ਤਹਾ ਜੂਝਤ ਭਯੋ ਹਿੰਮਤ ਗਯੋ _ਪਰਾਇ। 
ਲੋਥ ਕ੍ਰਿਪਾਲਹਿ ਕੀ ਨਮਿਤ ਕੋਪਿ ਪਰੇ ਅਰਿ ਰਾਇ। ੫੯। 


ਰਸ਼ਾਵਲ ਛੰਟਾ 
ਬਲੀ _ਬੈਰ ਰੁਝੈ। ਸਮੁਹਿ ਸਾਰ ਜੁਝੈ। 
ਕ੍ਰਿਪਾ ਰਾਮ _ਗਾਜੀ। _ਲਰਿਯੋ ਸੈਨ _ਭਾਜੀ। ੬0। 
ਮਹਾ ਸੈਨ ਗਾਹੈ। ਨ੍ਰਿਭੈ ਸਸਤ੍ਹ ਬਾਹੈ। 
ਘਨਿਯੋ ਕਾਲ ਕੈ ਕੈ। ਚਲੈ ਜਸ ਲੈ ਕੈ। ੬੧। 


ਬਜੇ _ਸੈਖ _ਨਾਦੈ। ਸੁਰ _ਨਿਰਬਿਖਾਦੇ। 
ਬਜੇ _ਡੌਰ ਡਢੋਂ। ਹਠੇ ਸਸਤ੍ਰ _ਕਢੈ। ੬੨। 
ਪਰੀ _ਭੀਰ ਭਾਰੀ। ਜੁਝੈ ਛਤਰ _ਧਾਰੀ। 
ਮੁਖੰ ਮੁਛ ਬੈਕੰ। ਮੰਡੇ ਬੀਰ ਹੈਕੈ। ੬੩। 
ਮੁਖੰ ਮਾਰਿ ਬੋਲੈ। ਰਣੈ ਭੂਮਿ ਡੋਲੈ। 
ਹਥਿਯਾਰੇ ਸੰਭਾਰੈ। _ਉਭੈ ਬਾਜ _ਡਾਰੈ। ੬੪। 


ਬਚਿਤ੍ਰ _ ਨਾਟਕ ਉਰ 


ਦੰਹਣਾ 

ਜਦੋਂ _ਹੁਸੈਨੀ ਮਾਰਿਆ _ਗਿਆ, (ਤਾਂ ਪਠਾਣ) ਸੂਰਮਿਆਂ ਦੇ ਮਨ ਵਿਚ ਬਹੁਤ ਕ੍ਰੋਧ 
ਪੈਦਾ ਹੋਇਆ। ਹੋਰ ਸਾਰੇ ਤਾਂ ਭਜ ਗਏ, (ਪਰ) _ਕਟੋਚਾਂ (ਦੇ ਮਨ) ਵਿਚ ਬੁਹਤ ਜੋਸ਼ 
ਪੈਦਾ _ਹੋਇਆ।੫੩ਤ। 
ਚੱਪਲਾਂ 

ਸਾਰੇ _ਕਟੋਚੀਆਂ ਨੇ _ਕ੍ਰੋਧਵਾਨ ਹੋਕੇ _ਧਾਵਾ _ਬੋਲਿਆ। ਹਿੰਮਤ ਅਤੇ _ਕਿੰਮਤ 
ਵੀ ਬਹੁਤ ਰੋਸ _ਕੀਤਾ। _ਤਦ ਹਰੀ ਸਿੰਘ ਨੇ _ਹਮਲਾ _ਕਰ _ਦਿੱਤਾ _ਅਤੇ ਚੁਣ ਚੁਣ 
ਘੋੜ-ਸਵਾਰਾਂ _ ਨੂੰ ਮਾਰ _ਦਿੱਤਾ।੫੪। 
ਨਰਾਲ _ਛੱਟਾ 

ਤਦੋਂ ਕਟੋਚਾਂ ਨੇ ਕ੍ਰੋਧਿਤ ਹੋਕੇ ਅਤੇ ਸੰਭਲ ਕੇ _(ਯੁੱਧ-ਭੂਮੀ ਵਿਚ) ਪੈਰ _ਗਡ ਦਿੱਤੇ। 
ਸਰਕ _ਸਰਕ _ਕਰਦੇ ਸ਼ਸਤ੍ਰ _ਚਲਾਉਂਦੇ ਸਨ ਅਤੇ ਮੂੰਹੋਂ _'ਮਾਰੋ-ਮਾਰੋ” ਬੋਲਦੇ _ਸਨ।੫੫। _ਤਦੋੱ 
(ਹੁਸੈਨੀ ਦੀ ਮੌਦਦ ਨੂੰ ਆਏ) ਚੰਦੇਲ ਰਾਜਪੂਤਾਂ ਨੂੰ (ਵੀ ਜੰਗ ਦਾ) ਚਾਉ ਚੜ੍ਹਿਆ। ਗੁੱਸੇ 

ਨੇ ਧਾਵਾ ਬੋਲ _ਦਿੱਤਾ। ਜਿਤਨੇ ਵੀ (ਵਿਰੋਧੀਆਂ ਸਾਹਮਣੇ ਗਏ) ਮਾਰੇ 

ਗਏ। _ਉਥੇ _ਉਹੀ _ਬਚੇ _(ਜੋ ਜੰਗ _ਵਿਚੋਂ) ਖਿਸਕ _ਗਏ _ ਸਨ।੫੬। 


ਸੱਤਾਂ _ਸਵਾਰਾਂ _ਸਹਿਤ ਸੰਗਤ ਰਾਇ _ਵੀ ਮਾਰਿਆ _ਗਿਆ। _ਦਰਸੋ (ਨਾਂ ਦੇ ਸਾਡੇ 
ਸੇਵਕ ਨੇ) ਜਦੋਂ ਉਨ੍ਹਾਂ ਦੇ ਜੂਝਣ ਦੀ (ਖ਼ਬਰ) ਸੁਣੀ (ਤਾਂ ਉਹ ਵੀ) ਬਹੁਤ ਲੜਦਾ ਹੋਇਆ 
ਮਾਰਿਆ _ਗਿਆ।੫੭। ਉਥੇ ਹਿੰਮਤ ਨਾਂ ਦਾ ਸੂਰਮਾ _ਵੀ _ਰਣ-ਭੂਮੀ ਵਿਚ ਆ _ਗਿਆ। 
(ਉਸ ਨੇ) _ਕਿਤਨਿਆਂ ਦੇ (ਆਪਣੇ) ਸ਼ਰੀਰ ਉਤੇ ਜਖਮ _ਸਹੇ ਅਤੇ _ਕਿਤਨਿਆਂ ਦੇ ਸ਼ਰੀਰ 
ਉਤੇ _(ਆਪਣੇ _ਸ਼ਸਤ੍ਰਾਂ) ਦੇ _ਵਾਰ _ਕੀਤੇ।੫੮। (ਉਸ ਦਾ) ਘੋੜਾ _ਉਥੇ _ਮਾਰਿਆ ਗਿਆ 
ਅਤੇ _ਹਿੰਮਤ (ਆਪ) ਭਜ _ਗਿਆ। ਕ੍ਰਿਪਾਲ ਚੰਦ ਦੀ _ਲੋਥ _ਲੈਣ ਲਈ _ਵੈਰੀ-ਰਾਜੇ (ਭੀਮ 
ਚੰਦ _ ਆਦਿ) ਕ੍ਰੋਧਵਾਨ ਹੋ _ ਗਏ।੫੯। 
ਰਸ਼ਾਵਲ ਛੰਟਾ 

ਸੂਰਮੇ _ਵੈਰ (ਕੱਢਣ ਲਈ) ਲੜਾਈ _ਵਿਰ _ਰੁਝ _ਗਏ ਅਤੇ _ਸ਼ਸਤ੍ਰਾਂ ਦੇ ਸਨਮੁਖ 
ਹੋ ਕੇ ਜੂਝਣ _ਲਗੇ। _ਕ੍ਰਿਪਾ _ਰਾਮ _ਸੂਰਮਾ _(ਅਜਿਹਾ) _ਲੜਿਆ _ਕਿ _ਸਾਰੀ ਸੈਨਾ _ਭਜ 
ਗਈ।੬0। (ਉਹ) ਵਡੀ ਸੈਨਾ ਨੂੰ _ਲਿਤਾੜਦਾ ਹੈ ਅਤੇ _ਨਿਰਭੈ ਹੋਕੇ _ਸ਼ਸਤੂ _ਚਲਾਉਂਦਾ 
ਹੈ। ਬਹੁਤਿਆਂ ਦੀ ਮੌਤ (ਦਾ ਕਾਰਨ) ਬਣ ਕੇ, ਯਸ਼ ਹਾਸਲ ਕਰਦਾ (ਖ਼ੁਦ ਵੀ ਕਾਲ ਵਸ 
ਹੋ ਕੇ) ਚਲਾ ਗਿਆ।੬੧। 

ਸੰਖ ਅਤੇ ਧੌੱਸੇ ਵਜਦੇ __ਹਨ ਅਤੇ ਲਗਾਤਾਰ ਧੁਨਾਂ ਨਿਕਲ _ਰਹੀਆਂ _ਹਨ। ਡੌਰੂ 
ਅਤੇ _ਡੱਫਾਂ _ਵੱਜਦੀਆਂ _ਹਨ। _ਹਠੀਲੇ _ਸੂਰਮੇ ਸ਼ਸਤ੍ਰ _ਕਢਦੇ _ਹਨ।੬੨। _ਬਹੁਤ __ ਭੀੜ _ਮਚ 
ਗਈ ਹੈ। _ਕਈ ਛਤ੍ਰਧਾਰੀ (ਰਾਜੇ) ਮਾਰੇ ਗਏ _ਹਨ। ਮੂੰਹ ਉਤੇ ਸੁੰਦਰ ਮੁੱਛਾਂ ਵਾਲੇ _ਸੂਰਵੀਰ 
ਲਲਕਾਰੇ ___ਮਾਰ _ਰਹੇ _ਹਨ।੬੩। ਮੂੰਹੋ ਮਾਰੋ-ਮਾਰੋ _ਬੋਲਦੇ _ਹਨ। _ਰਣ-ਭੂਮੀ _ਵਿਚ _ਵਿਚਰ 
ਰਹੇ ___ਹਨ। ਹਥਿਆਰਾਂ ਨੂੰ ਸੰਭਾਲ _ਕੇ _ਦੋਹਾਂ _ਪਾਸਿਆਂ (ਦੇ ਸੂਰਮੇ) _ਘੋੜੇ _ਭਜਾਉਂਦੇ 
ਹਨ।੬੪। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਰਣ ਜੁਝਤ ਕਿਰਪਾਲ ਕੈ _ਨਾਚਤ ਭਯੋ _ਗੁਪਾਲ। 
ਸੈਨ ਸਬੈ ਸਿਰਦਾਰ ਦੈ ਭਾਜਤ ਭਈ _ਬਿਹਾਲ। ੬੫। 
ਖਾਨ ਹੁਸੈਨ ਕ੍ਰਿਪਾਲ ਕੇ ਹਿੰਮਤ _ਰਣਿ ਜੂਝੰਤ। 
ਭਾਜਿ ਚਲੇ ਜੋਧਾ ਸਬੈ ਜਿਮ ਦੇ ਮੁਕਟ ਮਹੈਤ। ੬੬। 


ਚੱਪਣਾ/ 


ਇਹ ਬਿਧਿ ਸਤ੍ਰ ਸਬੈ ਚੁਨਿ ਮਾਰੇ। ਗਿਰੇ ਆਪਨੇ ਸੂਰ ਸੈਭਾਰੇ। 
ਤਹ ਘਾਇਲ ਹਿਮੌਤ ਕਹ _ਲਹਾ। ਰਾਮ ਸਿੰਘ ਗੋਪਾਲ ਸਿਉ ਕਹਾ। ੬੭। 


ਜਿਨਿ ਹਿੰਮਤ ਅਸ ਕਲਹ _ਬਢਾਯੋ। ਘਾਇਲ ਆਜੁ _ਹਾਥ ਵਹ ਆਯੋ। 
ਜਬ ਗੁਪਾਲ ਐਸੇ ਸੁਨਿ _ਪਾਵਾ। ਮਾਰਿ ਦੀਯੋ _ਜੀਅਤ ਨ _ਉਠਾਵਾ। ੬੮। 


ਜੀਤ ਭਈ ਰਨ ਭਯੋ _ਉਜਾਰਾ” । ਸਿਮ੍ਰਿਤ ਕਰਿ ਸਭ ਘਰੋ _ਸਿਧਾਰਾ। 
ਰਾਖਿ ਲੀਯੋ ਹਮ ਕੋ _ਜਗਰਾਈ। ਲੋਹ ਘਟਾ ਅਨ ਤੇ ਬਰਸਾਈ। ੬੯। 


ਨ _ਨਆਰਨ _/ਨ#/ਟ _ਨਆਪਤਮਨ ਸਤ _ਨਭ#' ਸ੍ਤ/ 55/ #ਫਲੂ/ _8੨੩/ 
ਜ਼ੱਪਣ/ 

ਜੁਧ ਭਯੋ ਇਹ _ਭਾਤਿ ਅਪਾਰਾ। _ਤੁਰਕਨ ਕੋ _ਮਾਰਿਯੋ _ਸਿਰਦਾਰਾ। 

ਰਿਸ ਤਨ ਖਾਨ ਦਿਲਾਵਰ _ਤਏ। _ਇਤੈ ਸਊਰ _ਪਠਾਵਤ _ਭਏ। _੧। 


ਉਤੈ _ਪਠਿਓ _ਉਨਿ ਸਿੰਘ ਜੁਝਾਰਾ। ਤਿਹ _ਭਲਾਨ ਤੇ ਖੇਦਿ ਨਿਕਾਰਾ। 
ਇਤ ਗਜ ਸਿੰਘ ਪੰਮਾ ਦਲ ਜੋਰਾ। ਧਾਇ ਪਰੇ ਤਿਨ ਉਪਰ ਭੋਰਾ। ੨। 


ਉਤੈ ਜੁਝਾਰ ਸਿੰਘ ਭਯੋ ਆਡਾ। ਜਿਮ ਰਨ ਖੰਭ ਭੂਮਿ ਰਨਿ ਗਾਡਾ। 
ਗਾਡਾ ਚਲੈ ਨ ਹਾਡਾ ਚਲਿ ਹੈ। ਸਾਮੁਹਿ ਸੇਲ ਸਮਰ ਮੋ ਝਲਿ ਹੈ। ੩। 


ਬਾਟਿ ਚੜੈ ਦਲ ਦੋਊ ਜੁਝਾਰਾ। ਉਤੇ ਚੈਦੇਲ ਇਤੇ _ਜਸਵਾਰਾ। 
ਮੰਡਿਯੋ ਬੀਰ ਖੇਤ ਮੋ _ਜਧਾ। _ਉਪਜਿਯੋ ਸਮਰ _ਸੂਰਮਨ ਕ੍ਰਧਾ। ੪। 


ਕੋਪ ਭਰੇ ਦੋਊ ਦਿਸ ਭਟ ਭਾਰੇ। ਇਤੈ ਚੇਦੇਲ ਉਤੈ ਜਸਵਾਰੇ। 
ਢੋਲ ਨਗਾਰੇ _ਬਜੇ ਅਪਾਰਾ। ਭੀਮ ਰੂਪ ਭੈਰੋ ਭਭਕਾਰਾ। _੫। 


$, 


“ਉਝਾਰਾ? 


ਬਚਿਤ੍ਰ _ ਨਾਟਕ ੯੨ 


ਦੰਹਰ” 

ਰਣ-ਭੂਮੀ ਵਿਚ ਕ੍ਰਿਪਾਲ ਚੰਦ _ਦੇ ਜੂਝਣ ਨਾਲ ਗੋਪਾਲ _ਚੰਦ (ਖੁਸ਼ੀ ਨਾਲ) _ਨਚਣ 
ਲਗਿਆ। _ ਦੋਹਾਂ ਸਰਦਾਰਾਂ _(ਹੁਸੈਨੀ ਅਤੇ ਕ੍ਰਿਪਾਲ ਚੰਦ) _ਦੀ _ਸਾਰੀ ਸੈਨਾ ਬੇਹਾਲ ਹੋ ਕੇ 
ਭਜ _ ਗਈ।੬੫। ਹੁਸੈਨੀ ਖਾਨ, ਕ੍ਰਿਪਾਲ ਚੰਦ _ਅਤੇ ਹਿੰਮਤ ਦੇ ਰਣ ਵਿਚ ਮਾਰੇ _ਜਾਣ 
ਕਰ ਕੇ ਸਾਰੇ ਯੋਧੇ (ਉਥੋਂ) ਭਜ ਚਲੇ _ ਜਿਵੇਂ (ਕਿਸੇ) ਮਹੰਤ ਨੂੰ ਮੁਕਟ ਦੇ ਕੇ ਲੋਕੀਂ ਚਲੇ 
ਜਾਂਦੇ ਹਨ।੬੬। 
ਜਪਣ 


ਇਸ ਤਰ੍ਹਾਂ (ਗੋਪਾਲ ਚੰਦ ਨੇ) ਸਾਰੇ ਵੈਰੀ ਚੁਣ ਚੁਣ ਕੇ ਮਾਰੇ (ਅਤੇ ਫਿਰ) ਡਿਗੇ 
ਹੋਏ ਆਪਣੇ ਸੂਰਮੇ ਸੰਭਾਲੇ। ਉਥੇ ਘਾਇਲ ਹੋਏ ਹਿੰਮਤ ਨੂੰ ਵੇਖ ਕੇ ਰਾਮ ਸਿੰਘ ਨੇ ਗੋਪਾਲ 
ਚੰਦ ਨੂੰ _ਕਿਹਾ।੬੭। 


ਜਿਸ ਹਿੰਮਤ ਨੇ ਅਜਿਹਾ _ਵੈਰ ਵਧਾਇਆ ਸੀ, ਅਜ _ਉਹ ਘਾਇਲ _ (ਅਵਸਥਾ 
ਵਿਚ ਸਾਡੇ) ਹੱਥ _ਲਗਾ _ਹੈ। ਜਦ ਗੋਪਾਲ ਚੰਦ ਨੇ ਅਜਿਹਾ ਸੁਣਿਆ ਤਾਂ (ਉਸ ਨੇ ਹਿੰਮਤ 
ਨੂੰ _) ਮਾਰ ਦਿੱਤਾ ਅਤੇ _ਜੀਉਂਦਾ _ਨ__ ਉਠਣ _ਦਿੱਤਾ।੬੮। 

(ਪਹਾੜੀ ਰਾਜਿਆਂ ਦੀ) ਜਿਤ ਹੋ ਗਈ ਅਤੇ _ਰਣ-ਭੂਮੀ ਖਿੰਡ _ਗਈ। _(ਯੁੱਧ _ਦੀਆਂ 
ਘਟਨਾਵਾਂ ਨੂੰ) _ਚੇਤੇ _ਕਰਦੇ _ਸਭ _ (ਸੈਨਿਕ) _ਘਰੋ-ਘਰੀਂ ਚਲੇ _ਗਏ। _ ਸਾਨੂੰ _ਪਰਮਾਤਮਾ _ ਨੈ 
ਰਖ _ਲਿਆ ਅਤੇ ਸ਼ਸਤ੍ਰਾਂ ਦਾ _ਬਦਲ _(ਲੋਹ-ਘਟਾ) ਹੋਰ _ਥਾਂ ਤੇ _ਵਰ੍ਹਾ _ਦਿੱਤਾ।੬੯। 

ਨਾਂ ਦਾ /ਨਆੂਵਾਂ ਆਹਿਆ/ਟ _ਗ਼ਆਖਤ ਹੁੰਦਾ ਹੈ. ਸਭ ਲਭ _ਹੰ755/852/ 
ਚੱਪਣ/ 

ਇਸ ਤਰ੍ਹਾਂ ਨਾਲ ਵਡਾ ਯੁੱਧ ਹੋਇਆ ਜਿਸ ਵਿਚ ਤੁਰਕਾਂ ਦੇ ਮੁੱਖੀਆਂ ਨੂੰ ਮਾਰ 
ਦਿੱਤਾ _ਗਿਆ। _ (ਫਲਸਰੂਪ) _ਦਿਲਾਵਰ _ਖ਼ਾਨ _ਨੇ ਕ੍ਰੋਧ ਨਾਲ _ਲਾਲ-ਪੀਲਾ _ਹੋ__ਕੇ _ਇਧਰ 
ਸਵਾਰਾਂ _(ਦਾ ਦਲ) ਭੇਜ _ਦਿੱਤਾ।੧। 


ਉਥੋਂ (ਦੂਜੇ _ਪਾਸਿਓਂ) ਉਨ੍ਹਾਂ ਨੇ _ਜੁਝਾਰ _ਸਿੰਘ ਨੂੰ _ਭੇਜਿਆ। (ਉਸ ਨੇ) _ਭਲਾਨ 


(ਨਾਮਕ _ਕਸਬੇ) ਤੋ ਉਨ੍ਹਾਂ ਨੂੰ (ਸ਼ਾਹੀ ਫੌਜ ਨੂੰ) ਭਜਾ _ਦਿੱਤਾ। _ਇਧਰੋ' ਗਜ _ਸਿੰਘ ਅਤੇ 
|੨। 


ਧੰਮਾ (ਪਰਮਾਨੰਦ) ਨੇ ਸੈਨਾ ਇਕੱਠੀ ਕੀਤੀ ਅਤੇ ਪ੍ਰਭਾਤ ਵੇਲੇ _ ਉਨ੍ਹਾਂ `ਉਤੇ ਜਾ _ਪਏ 

ਉਧਰ _ ਜੁਝਾਰ _ਸਿੰਘ _(ਰਣ-ਭੂਮੀ ਵਿਚ) ਇੰਜ _ਡਟ ਗਿਆ ਮਾਨੋ ਯੁੱਧ- ਵਿਚ 

ਕਿਸੇ ਨੇ _ਖੰਭਾ _ਗਡ _ਦਿੱਤਾ ਹੋਵੇ। _ਗਡਿਆ ਹੋਇਆ (ਝੰਡਾ) ਤਾਂ ਭਾਵੇਂ ਹਿਲ ਪਰ 

ਹਾਡਾ _(ਜਾਤਿ _ਦਾ ਰਾਜਪੂਤ _ਯੁੱਧ-ਭੂਮੀ _ਵਿਚੋਂ) _ਹਿਲਣ _ਵਾਲਾ ਨਹੀਂ _ਹੈ। _ਯੁੱਧ _ਵਿਚ 
ਸਾਹਮਣਿਓਂ _ ਬਰਛੇ ਨੂੰ _ਝਲਦਾ _ਹੈ।੩। 

ਚੰਦੇਲ 

ਵਿਚ 


ਸੂਰਮਿਆਂ ਦੇ ਦੋਵੇਂ ਦਲ ਵੰਡ ਕੇ (ਇਕ ਦੂਜੇ ਉਤੇ) ਚੜ੍ਹ _ਆਏ। ਉਧਰੋਂ 
(ਜਾਤਿ ਦਾ ਰਾਜਾ) ਅਤੇ ਇਧਰੋਂ _ਜਸਵਾਲ ਦਾ ਰਾਜਾ _ਸੀ। ਯੁੱਧ-ਵੀਰਾਂ ਨੇ _ਰਣ-ਭੂਮੀ 


ਯੁੱਧ _ਮਚਾ _ਦਿੱਤਾ। ਯੁੱਧ _ਵਿਚ ਸੂਰਮਿਆਂ ਦੇ _ਮਨ _ਵਿਚ ਬਹੁਤ ਕ੍ਰੋਧ ਪੈਦਾ _ਹੋਇਆ।੪ 

ਦੋਹਾਂ ਪਾਸਿਆਂ ਦੇ ਮਹਾਨ ਸੂਰਮੇ ਕ੍ਰੋਧਵਵਾਨ ਹੋ__ਗਏ। _ਇਧਰ _ਚੰਦੇਲ _ਅਤੇ _ਉਧਰ 
ਜਸਵਾਲ _ਸਨ। _ ਬਹੁਤ _ਅਧਿਕ _ਢੋਲ _ਅਤੇ _ਨਗਾਰੇ _ਵਜੇ। _ਭਿਆਨਕ _ਰੂਪ _ਵਾਲਾ _ਭੈਰੋ 
ਵੀ ਲਲਕਾਰ _ਰਿਹਾ _ਹੈ।੫। 


੯੩ 


ਸੀ _ਦਸਮ-ਗ੍ਰੰਥ ਸਾਹਿਬ 


ਰਸ਼ਾਫਲ ਛੱਟਾ 
ਧੁਣੈ ਢੋਲ _ਬਜੇ। ਮਹਾ ਸੂਰ ਗਜੇ। 
ਕਰੇ ਸਸਤ੍ਰ ਘਾਵੇ। ਚੜੇ ਚਿਤ ਚਾਵੈ। ੬। 
ਨ੍ਰਿਭੈ ਬਾਜ _ਡਾਰੈ। _ਪਰਘੈ ਪ੍ਰਹਾਰੇ। 
ਕਰੇ ਤੇਗ ਘਾਯੰ। ਚੜੇ ਚਿਤ ਚਾਯ। _੭। 
ਬਕੈ ਮਾਰ ਮਾਰੋ। ਨ ਸੰਕਾ ਬਿਚਾਰੈ। 
ਰੁਲੈ ਤਛ ਮੁਛੰ। ਕਰੈ ਸੁਰਗ ਇਛੰ। ੮। 


ਦੰਹਰਾ 
ਨੈਕ ਨ ਰਨ ਤੇ ਮੁਰਿ ਚਲੇ ਕਰੈ ਨਿਡਰ ਹ੍ਹੈ ਘਾਇ। 
ਗਿਰਿ ਗਿਰਿ ਪਰੈ ਪਵੇਗ ਤੇ ਬਰੇ ਬਰੈਗਨ ਜਾਇ।੯। 


ਚੱਪਣ/ 
ਇਹ ਬਿਧਿ ਹੋਤ ਭਯੋ ਸੰਗ੍ਰਾਮਾ। ਜੂਝੇ ਚੰਦ ਨਰਾਇਨ ਨਾਮਾ। 
ਤਬ ਜੁਝਾਰ ਏਕਲ ਹੀ _ਧਯੋ। _ਬੀਰਨ ਘੇਰਿ ਦਸੋ ਦਿਸਿ ਲਯੋ। _੧0। 


ਦੰਹਰਾ 
ਧਸ੍ਯੋ ਕਟਕ ਮੈ ਝਟਕ ਦੈ ਕਛੂ ਨ ਸੈਕ ਬਿਚਾਰ। 
ਗਾਹਤ ਭਯੋ __ਸੁਭਟਨ _ਬਡਿ _ਬਾਹਤਿ ਭਯੋ __ਹਥਿਆਰ। ੧੧। 


ਚੱਪਣਾ/ 


/5ਆ/ਏ _ਨਆਪਤਨ ਸਤ _ਨਭ# _ਅਤ/ _੧੨/ ੪=੩੫/ 


ਸਹਜਾਦੇ ਕੋ ਆਗਮਨ _ਮਦੂ ਦੇਸ 
ਚੱਪਣਾਮ 
ਇਹ ਬਿਧਿ ਸੋ ਬਧ ਭਯੋ ਜੁਝਾਰਾ। ਆਨ ਬਸੇ ਤਬ ਧਾਮਿ ਲੁਝਾਰਾ। 
ਤਬ _ਅਉਰੰਗ ਮਨ ਮਾਹਿ ਰਿਸਾਵਾ। ਮਦੂ ਦੇਸ ਕੋ ਪੂਤ _ਪਠਾਵਾ। _੧। 
ਤਿਹ ਆਵਤ ਸਭ ਲੋਕ ਡਰਾਨੇ। ਬਡੇ ਬਡੇ _ਗਿਰਿ ਹੇਰਿ ਲੁਕਾਨੇ। 
ਹਮ ਹੂੰ ਲੋਗਨ ਅਧਿਕ ਡਰਾਯੋ। ਕਾਲ ਕਰਮ ਕੋ _ਮਰਮ ਨ ਪਾਯੋ। ੨। 


ਬਚਿਤ੍ਰ _ ਨਾਟਕ ੯੩ 
ਰਸ਼ਾਵਲ ਛੰਟਾ 
ਢੋਲ ਵਜਣ ਦੀ ਧੁੰਨ ਸੁਣ ਕੇ ਵਡੇ ਸੁਰਮੇ ਗਜਦੇ ਹਨ। ਸ਼ਸਤੁ _ਨਾਲ ਜ਼ਖ਼ਮ ਕਰਨ 
ਨਾਲ ਉਨ੍ਹਾਂ ਦੇ ਚਿਤ _ਵਿਚ _ਚਾਉਂ ਚੜ੍ਹਦਾ _ਹੈ।੬। 
ਨਿਰਭੈ ਹੋ ਕੇ ਘੋੜੇ ਭਜਾ ਰਹੇ _ਹਨ। _ਗੁਰਜਾਂ ਦੇ ਵਾਰ ਕਰ _ਰਹੇ _ਹਨ। _ਤਲਵਾਰਾਂ 


ਨਾਲ _ਘਾਉ ਕਰਦੇ ਹਨ ਅਤੇ (ਉਨ੍ਹਾਂ ਦੇ) ਚਿਤ ਵਿਚ _ਚਾਉਂ ਚੜ੍ਹਦਾ _ਹੈ।੭। 

(ਮੂੰਹੋਂ) _ਮਾਰੋ-ਮਾਰੋ _ਪੁਕਾਰਦੇ _ਹਨ। _ਕਿਸੇ ਪ੍ਰਕਾਰ _ਦਾ _ਕੋਈ _ਸੰਗ _ਸੰਕੋਚ ਨਹੀਂ 
ਵਿਚਾਰਦੇ। (ਕਈ ਯੋਧੇ) ਕਟੇ __ਵਢੇ ਹੋਏ ਰੁਲ ਰਹੇ ਹਨ ਅਤੇ _ਸੁਅਰਗ ਜਾਣ ਦੀ ਇੱਛਾ 
ਕਰ ਰਹੇ _ਹਨ।੮। 
ਦੰਹਰਾ 

(ਸੂਰਮੇ) ਜ਼ਰਾ ਜਿੰਨਾ ਵੀ _ਯੁੱਧ ਤੋਂ ਮੁੜਦੇ ਨਹੀਂ ਅਤੇ ਨਿਡਰ ਹੋਕੇ ਘਾਉ ਕਰਦੇ 
ਹਨ। _(ਉਹ) ਘੋੜਿਆਂ ਤੋਂ ਡਿਗ _ਡਿਗ ਪੈਂਦੇ ਹਨ (ਅਤੇ ਪਰਲੋਕ ਵਿਚ) _ਅਪੇਂਛਰਾਵਾਂ ਨੂੰ 
ਜਾ ਕੇ ਵਰਦੇ _ਹਨ।੯। 
ਚੱਪਲਾਂ 

ਇਸ ਢੰਗ _ਦਾ ਸੰਗ੍ਰਾਮ ਹੋਇਆ (ਜਿਸ ਵਿਚ) _ਨਰਾਇਨ ਚੰਦ ਨਾਂ (ਵਾਲਾ ਸੂਰਮਾ) 
ਮਾਰਿਆ _ਗਿਆ। _ ਤਦ ਜੁਝਾਰ (ਸਿੰਘ) ਇਕਲਾ ਹੀ ਧਾ ਕੇ ਪਿਆ, (ਉਸ ਨੂੰ) ਦਸਾਂ 
ਦਿਸ਼ਾਵਾਂ ਤੋਂ (ਵੈਰੀ) ਸੂਰਮਿਆਂ _ਨੇ _ ਘੇਰ _ਲਿਆ।੧0। 
ਦੌਹਰਾ 

(ਜੁਝਾਰ _ਸਿੰਘ ਚਿਤ ਵਿਚ) ਬਿਨਾ _ਕੋਈ _ਸੰਕਾ ਵਿਚਾਰੇ _ਝਟਕ _ਕੇ (ਵੈਰੀ ਦੀ) 
ਫ਼ੌਜ ਵਿਚ _ਜਾ _ਧਸਿਆ। ਵਡੇ ਵਡੇ ਯੋਧਿਆਂ ਨੂੰ ਗਾਹ ਦਿੱਤਾ ਅਤੇ _(ਚੰਗੀ ਤਰ੍ਹਾਂ _ਨਾਲ) 
ਹਥਿਆਰ ਵਾਹੇ।੧੧। 
ਚੱਪਲਾਂ 

ਇਸ ਤਰ੍ਹਾਂ (ਉਸ ਨੇ) ਬਹੁਤ ਸਾਰੇ ਘਰਾਂ ਨੂੰ ਬਰਬਾਦ _ਕੀਤਾ ਅਤੇ ਭਾਂਤ-ਭਾਂਤ ਦੇ 
ਹਥਿਆਰਾਂ _ਨਾਲ _ਵਾਰ _ਕੀਤੇ। _ਚੁਣ ਚੁਣ ਕੇ _ਘੋੜ-ਚੜ੍ਹੇ ਸੂਰਮੇ _ਮਾਰ _ਦਿੱਤੇ _ਅਤੇ _ਅੰਤ 
ਵਿਚ _ਆਪ _ਸੁਅਰਗ _ ਨੂੰ ਚਲਾ _ਗਿਆ।੧੨। 

%ਆਹਆਣੇ ਦੀ ਅਨਆਘਤਾੰ ਹੁੰਦੀ ਹੈ. ਸਭ ਲਭ _ਹ/5੨/#5੨੫/ 
ਸ਼ਹਜਾਦੇ ਦਾ ਮਦੂ (ਪੰਜਾਬ) ਦੇਸ਼ ਵਿਚ ਆਉਣਾ 

ਚੱਪਲਾਂ 

ਇਸ ਤਰ੍ਹਾਂ ਨਾਲ ਜਦੋ ਜੁਝਾਰ ਸਿੰਘ ਮਾਰਿਆ ਗਿਆ ਤਾਂ ਲੜਾਕੇ ਯੋਧੇ (ਆਪਣੇ) 
ਘਰਾਂ ਵਿਚ ਜਾ ਟਿਕੇ। ਤਦ ਔਰੰਗਜ਼ੇਬ ਮਨ ਵਿਚ ਕ੍ਰੋਧਵਾਨ ਹੋਇਆ। (ਉਸ ਨੇ) ਪੰਜਾਬ ਵਲ 
ਆਪਣੇ ਪੁੱਤਰ ਨੂੰ _ਭੇਜਿਆ।੧। ਉਸ ਦੇ ਆਣ ਨਾਲ ਸਭ _ਲੋਕ ਭੈਭੀਤ ਹੋ ਗਏ। ਵਡੇ ਵਡੇ 
(ਰਾਜੇ) ਪਹਾੜ ਲਭ ਕੇ (ਵਿਚ ਜਾ) ਲੁਕੇ। ਸਾਨੂੰ ਵੀ ਲੋਕਾਂ ਨੇ ਬਹੁਤ ਡਰਾਇਆ, (ਪਰ ਉਨ੍ਹਾਂ 
ਵਿਚੋਂ ਕਿਸੇ ਨੇ ਵੀ) ਕਾਲ-ਕਰਮ ਦੇ ਭੇਦ ਨੂੰ ਨ ਪਾਇਆ (ਕਿ ਉਸ ਦੀ) ਗਤੀ ਕਿਵੇਂ ਹੈ।੨। 


ਸੀ _ਦਸਮ-ਗ੍ਰੰਥ ਸਾਹਿਬ 


ਕਿਤਕ ਲੋਕ ਤਜਿ ਸੈਗਿ ਸਿਧਾਰੇ। ਜਾਇ ਬਸੇ ਗਿਰਿਵਰ ਜਹ ਭਾਰੇ 
ਚਿਤ _ਮੂਜੀਯਨ ਕੋ_ਅਧਿਕ _ਡਰਾਨਾ। ਤਿਨੈ _ਉਬਾਰ ਨ ਅਪਨਾ _ਜਾਨਾ। ੩ 
ਤਬ _ਅਉਰੈਗ ਜੀਅ ਮਾਝ _ਰਿਸਾਏ। ਏਕ ਅਹਦੀਆ ਈਹਾ _ਪਠਾਏ। 
ਹਮ ਤੇ ਭਾਜਿ ਬਿਮੁਖ ਜੇ ਗਏ। ਤਿਨ ਕੇ ਧਾਮ ਗਿਰਾਵਤ ਭਏ। ੪। 


ਜੇ ਆਪਨੇ ਗੁਰ ਤੇ ਮੁਖ ਫਿਰ ਹੈ। ਈਹਾ ਊਹਾ ਤਿਨ ਕੇ ਗ੍ਰਿਹਿ ਗਿਰਿ ਹੈ। 
ਇਹਾ ਉਪਹਾਸ ਨ _ਸੁਰਪੁਰਿ ਬਾਸਾ। ਸਭ ਬਾਤਨ ਤੇ ਰਹੇ ਨਿਰਾਸਾ। ੫ 
ਦੂਖ ਭੂਖ ਤਿਨ ਕੋ ਰਹੈ ਲਾਗੀ। ਸੈਤ ਸੇਵ ਤੇ ਜੋ ਹੈ ਤਿਆਗੀ। 

ਜਗਤ ਬਿਥੈ ਕੋਈ ਕਾਮ ਨ ਸਰਹੀ। ਅੰਤਹਿ ਕੁੰਡ ਨਰਕ ਕੀ ਪਰਹੀ। ੬ 


ਤਿਨ ਕੋ ਸਦਾ ਜਗਤਿ _ਉਪਹਾਸਾ। ਅੰਤਹਿ ਕੁੰਡ ਨਰਕ _ਕੀ _ਬਾਸਾ। 
ਗੁਰ ਪਗ ਤੇ ਜੇ ਬੇਮੁਖ ਸਿਧਾਰੇ। ਈਹਾ ਊਹਾ ਤਿਨ ਕੇ ਮੁਖ ਕਾਰੇ। ੭। 
ਪੁਤ੍ਰ ਪਉਤ੍ਰ ਤਿਨ ਕੇ ਨਹੀ ਫਰੈ। ਦੁਖ ਦੈ ਮਾਤ ਪਿਤਾ ਕੋ ਮਰੈ। 

ਗੁਰ ਦੋਖੀ ਸਗ ਕੀ ਮਿਿਤੁ ਪਾਵੈ। ਨਰਕ ਕੁੰਡ ਡਾਰੇ ਪਛੁਤਾਵੈ। ੮। 


ਬਾਬੇ ਕੇ ਬਾਬਰ ਕੇ ਦੋਊ। ਆਪ ਕਰੈ ਪਰਮੇਸਰ ਸੋਊ। 

ਦੀਨਸਾਹ ਇਨ ਕੋ _ਪਹਿਚਾਨੋ। _ਦੁਨੀਪਤਿ ਉਨ ਕੋ _ਅਨੁਮਾਨੋ। _੯। 
ਜੋ ਬਾਬੇ ਕੋ ਦਾਮ ਨ ਦੈ ਹੈ। ਤਿਨ ਤੇ ਗਹਿ ਬਾਬਰ ਕੇ ਲੈ ਹੈ 

ਦੈ ਦੈ ਤਿਨ ਕੋ ਬਡੀ ਸਜਾਇ। ਪੁਨਿ ਲੈ ਹੈ ਗ੍ਰਹਿ ਲੂਟ ਬਨਾਇ। ੧0। 


ਜਬ ਹੂ ਹੈ ਬੇਮੁਖ ਬਿਨਾ ਧਨ। ਤਬਿ ਚੜਿ ਹੈ ਸਿਖਨ ਕਹ _ਮਾਗਨ 
ਜੇ ਜੇ ਸਿਖ ਤਿਨੈ ਧਨ ਦੈ ਹੈ। ਲੂਟਿ ਮਲੇਛ ਤਿਨੂ ਕੌ ਲੈ ਹੈ। ੧੧। 
ਜਬ ਹੁਇ ਹੈ ਤਿਨ ਦਰਬ ਬਿਨਾਸਾ। ਤਬ ਧਰਿ ਹੈ ਨਿਜਿ ਗੁਰ ਕੀ ਆਸਾ 
ਜਬ ਤੇ ਗੁਰ ਦਰਸਨ ਕੋ ਐ ਹੈ। ਤਬ ਤਿਨ ਕੋ ਗੁਰ ਮੁਖਿ ਨ ਲਗੈ ਹੈ। ੧੨ 


ਬਿਦਾ ਬਿਨਾ ਜੈਹੈ ਤਬ ਧਾਮੰ। ਸਰਿ ਹੈ ਕੋਈ ਨ ਕੋਈ ਤਿਨ ਕੋ ਕਾਮੰ। 
ਗੁਰ ਦਰਿ ਢੋਈ ਨ ਪ੍ਰਭੂ ਪੁਰਿ ਵਾਸਾ। ਦੁਹੂੰ ਠਉਰ ਤੇ ਰਹੇ ਨਿਰਾਸਾ। ੧੩ 
ਜੇ ਜੇ ਗੁਰ ਚਰਨਨ ਰਤ ਹੂਹੈ ਹੈ। ਤਿਨ ਕੋ ਕਸਟਿ ਨ ਦੇਖਨ ਪੈ ਹੈ। 

ਰਿਧਿ ਸਿਧਿ ਤਿਨ ਕੇ ਗ੍ਰਿਹ ਮਾਹੀ। ਪਾਪ ਤਾਪ ਛ੍ਰੋ ਸਕੈ ਨ ਛਾਹੀ। ੧੪। 


ਹੈ ਨਹੀ ਛਾਹਾ। ਅਸਟ ਸਿਧ ਹ੍ਹੈ ਹੈ ਘਰਿ ਮਾਹਾ। 
ਉਦਮ ਉਠੈ ਹੈ। ਨਵੋ ਨਿਧਿ ਤਿਨ ਕੇ ਘਰਿ ਐ ਹੈ। ੧੫। 


ਬਚਿਤ੍ਰ _ ਨਾਟਕ ੯੪ 

ਕਿਤਨੇ ਲੋਕ (ਸਾਡਾ) ਸਾਥ _ਛਡ ਕੇ ਚਲੇ ਗਏ ਅਤੇ (ਉਥੇ) ਜਾ ਵਸੇ ਜਿਥੇ ਵਡੇ 

ਪਹਾੜ _ਸਨ। (ਉਨ੍ਹਾਂ) ਕਾਇਰਾਂ ਦਾ ਚਿਤ ਬਹੁਤ ਭੈਭੀਤ ਹੋ _ਗਿਆ। ਉਨ੍ਹਾਂ ਨੇ _(ਸਾਡੇ ਕੋਲ 

ਟਿਕੇ ਰਹਿਣ ਵਿਚ) ਆਪਣੀ ਸੁਰਖਿਆ _ਨ _ਸਮਝੀ।੩। _ਤਦ _ ਔਰੰਗਜ਼ੇਬ _(ਆਪਣੇ) _ ਮਨ 

ਵਿਚ _ਬਹੁਤ _ਕ੍ਰੋਧਵਾਨ ਹੋਇਆ _ ਅਤੇ _ਇਕ _ ਅਹਿਦੀ _(ਕਰ _ ਵਸੂਲਣ _ਵਾਲਾ ਅਧਿਕਾਰੀ) 

ਇਥੇ _(ਆਨੰਦਪੁਰ)) _ਭੇਜਿਆ। _ਸਾਡੇ ਕੋਲੋਂ ਬੇਮੁਖ ਹੋਕੇ ਜੋ ਭਜ ਗਏ ਸਨ, ਉਨ੍ਹਾਂ ਦੇ ਘਰ 
(ਅਹਿਦੀਏ ਨੇ) ਢਵਾ _ਦਿੱਤੇ।੪। 

ਜੋ ਆਪਣੇ ਗੁਰੂ ਤੋਂ ਮੁਖ ਮੋੜ ਲੈਂਦੇ ਹਨ, ਉਨ੍ਹਾਂ ਦੇ ਘਰ ਇਥੇ ਅਤੇ ਉਥੇ (ਲੋਕ 

ਅਤੇ ਪਰਲੋਕ) ਵਿਚ ਨਸ਼ਟ ਹੋ ਜਾਂਦੇ ਹਨ। ਇਥੇ (ਉਨ੍ਹਾਂ ਨੂੰ) ਮਖੌਲ ਹੁੰਦੇ ਹਨ ਅਤੇ _ਸੁਅਰਗ 

। ਸਾਰੀਆਂ ਗੱਲਾਂ ਤੋਂ ਨਿਰਾਸ਼ ਹੀ ਰਹਿੰਦੇ ਹਨ।੫। ਦੁਖ _ਅਤੇ 

ਉਨ੍ਹਾਂ ਨੂੰ (ਸਦਾ) ਲਗੀ ਰਹਿੰਦੀ ਹੈ ਜਿਹੜੇ _ਸੰਤ-ਸੇਵਾ ਤੋਂ _ਕਤਰਾਉਂਦੇ _ਹਨ। (ਉਨ੍ਹਾਂ 

ਕੰਮ ਨਹੀਂ ਸਰਦਾ, ਅੰਤ ਵਿਚ ਉਹ _ਨਰਕ-ਕੁੰਡ ਵਿਚ ਜਾ ਡਿਗਦੇ 


ਉਨ੍ਹਾਂ ਦੀ ਜਗਤ _ਸਦਾ _ਹਾਸੀ _ਕਰਦਾ ਹੈ ਅਤੇ _ਅੰਤ _ਵਿਚ (ਉਨ੍ਹਾਂ ਨੂੰ) _ਨਰਕ- 
ਕੁੰਡ ਵਿਚ ਨਿਵਾਸ ਮਿਲਦਾ _ਹੈ। _ਗੁਰੂ-ਚਰਨਾਂ ਤੋਂ ਜੋ ਬੇਮੁਖ ਹੁੰਦੇ ਹਨ, _ਲੋਕ-ਪਰਲੋਕ _ਵਿਚ 

ਦੇ ਮੂੰਹ ਕਾਲੇ ਹੁੰਦੇ ਹਨ।੭। ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਨਹੀਂ _ਫਲਦੇ ਅਤੇ _ਮਾਤਾ- 
ਪਿਤਾ ਨੂੰ (ਜੁਦਾਈ ਦਾ) ਦੁਖ ਦੇ ਕੇ ਮਰ ਜਾਂਦੇ ਹਨ। ਗੁਰੂ ਦੇ ਦੋਖੀ ਕੁੱਤੇ ਦੀ ਮੌਤੇ 
ਮਰਨਗੇ। ਜਦੋਂ (ਉਨ੍ਹਾਂ ਨੂੰ) ਨਰਕ ਕੁੰਡ ਵਿਚ _ਸੁਟਿਆ ਜਾਵੇਗਾ (ਤਾਂ ਉਹ) _ਪਛਤਾਉਣਗੇ।੮। 

ਬਾਬੇ (ਗੁਰੂ ਨਾਨਕ ਦੇਵ) ਦੇ _(ਗੱਦੀਦਾਰਾਂ) ਅਤੇ _ਬਾਬਰ (ਬਾਦਸ਼ਾਹ) ਦੇ (ਵਾਰਸਾਂ) 
ਦੋਹਾਂ ਨੂੰ ਆਪ _ਪਰਮੇਸ਼ਵਰ ਨੇ ਸਿਰਜਿਆ ਹੈ। ਇਨ੍ਹਾਂ ਨੂੰ ਧਰਮ _ਦਾ ਬਾਦਸ਼ਾਹ ਸਮਝੋ ਅਤੇ 
ਉਨ੍ਹਾਂ ਨੂੰ ਦੁਨੀਆ ਦਾ ਬਾਦਸ਼ਾਹ _ਵਿਚਾਰੋਂ।੯। ਜੋ ਬਾਬੇ _(ਦੇ _ਧਰਮ-ਪੁਚਾਰ) _ਲਈ _ ਧਨ 
ਭੇਟ ਨਹੀਂ ਕਰਨਗੇ, ਉਨ੍ਹਾਂ ਤੋਂ ਬਾਬਰ __ਵਾਲੇ ਪਕੜ ਕੇ ਲੈ ਲੈਣਗੇ। ਉਨ੍ਹਾਂ ਨੂੰ ਵੱਡੀ ਸਜ਼ਾ 
ਦੇ ਦੇ ਕੇ, ਫਿਰ (ਉਨ੍ਹਾਂ ਦੇ) ਘਰ ਚੰਗੀ ਤਰ੍ਹਾਂ ਲੁਟ ਲੈਣਗੇ।੧0। 
ਵਾਂਝੇ ਜਾਣਗੇ, ਤਦ ਫਿਰ (ਉਹ) ਸਿੱਖਾਂ ਪਾਸੋਂ 

ਨੂੰ ਧਨ ਦੇਣਗੇ, ਉਨ੍ਹਾਂ _ ਨੂੰ ਮਲੇਛ _ਲੁਟ 
ਜਾਵੇਗਾ, _ਤਦੋਂ (ਉਹ) ਆਪਣੇ ਗੁਰੂ ਦੀ 

ਆਸ _ ਕਰਨਗੇ _ (ਅਰਥਾਤ _ ਗੁਰੂ _ਦੀ __ ਸ਼ਰਨ _ਵਿਚ _ਆਉਣਗੇ)। _ਜਦ _ਉਹ _ਗੁਰੂ-ਦਰਸ਼ਨਾਂ 
ਗੁਰੂ _ਮੂੰਹ _ਨਹੀਂ__ਲਗਾਵੇਗਾ।੧੨ 

ਤਦ (ਉਹ ਸਿੱਖ ਗੁਰੂ ਦੀ) ਆਗਿਆ ਤੋਂ ਬਿਨਾ ਘਰਾਂ ਨੂੰ ਪਰਤਣਗੇ, ਉਨ੍ਹਾਂ ਦਾ 
ਕੋਈ ਕੰਮ ਵੀ ਸਿਰੇ _ ਨਹੀਂ ਚੜ੍ਹੇਗਾ। (ਜਿਨ੍ਹਾਂ ਨੂੰ) ਗੁਰੂ ਦੇ ਦਰ ਉਤੇ ਢੋਈ ਨਹੀਂ (ਮਿਲਦੀ 
ਉਨ੍ਹਾਂ ਨੂੰ) ਪ੍ਰਭੂ _ਦੇ ਦੁਆਰ ਉਤੇ _ਵੀ _ਨਿਵਾਸ ਨਹੀਂ __ਮਿਲਦਾ। _ਉਹ _ਦੋਹਾਂ ਪਾਸਿਆਂ ਤੋਂ 
ਨਿਰਾਸ _ਰਹਿੰਦੇ _ਹਨ।੧੩। ਜੋ ਜੋ (ਲੋਕ) _ਗੁਰੂ-ਚਰਨਾਂ _ਦੇ _ਨਾਲ ਪ੍ਰੀਤ ਲਗਾਉਂਦੇ _ਹਨ, 
ਉਨ੍ਹਾਂ ਵਲ ਕਸ਼ਟ ਵੇਖ ਵੀ ਨਹੀਂ _ਸਕਦਾ। ਉਨ੍ਹਾਂ ਦੇ _ਘਰ _ਵਿਚ _ਰਿੱਧੀਆਂ ਸਿੱਧੀਆਂ _ਸਦਾ 
ਮੌਜੂਦ ਰਹਿੰਦੀਆਂ _ਹਨ। _ਪਾਪ _ਅਤੇ _ਤਾਪ (ਉਨ੍ਹਾਂ ਦੀ) _ਪਰਛਾਈ ਨੂੰ ਵੀ ਛੋਹ ਨਹੀਂ 
ਸਕਦੇ।੧੪। 

ਮਲੇਛ (ਲੋਕ) ਉਨ੍ਹਾਂ ਦੀ ਛਾਇਆ ਨੂੰ ਵੀ ਛੋਹ ਨਹੀਂ ਸਕਦੇ। ਅੱਠ ਸਿੱਧੀਆਂ (ਉਨ੍ਹਾਂ 
ਦੇ) ਘਰ ਵਿਚ ਰਹਿੰਦੀਆਂ _ਹਨ। _ਹਾਸਾ ਕਰਦਿਆਂ _ (ਸਹਿਜ ਸੁਭਾਵਿਕ) ਜਿਹੜੇ _ ਉਦਮ 
(ਲਈ _ਕਦਮ) _ਉਠਾਉਂਦੇ _ਹਨ, ਨੌ _ਨਿੱਧਾਂ ਉਨ੍ਹਾਂ ਦੇ ਘਰੀਂ __ ਆ ਜਾਂਦੀਆਂ _ਹਨ।੧੫। 


ਤੋਂ 
ਮੰਗਣ _ਚੜ੍ਹਨਗੇ। _ਜਿਹੜੇ ਜਿਹੜੇ ਸਿੱਖ ਉਨ੍ਹਾਂ 


੨ 6. 


ਹੂ 
ਨ 
ਹੈ 
ਖੁ 
3 
ਰ੍ 


ਹਸ 
ਨ 
ਜ਼ 
੨॥ 


ਸੀ _ਦਸਮ-ਗ੍ਰੰਥ ਸਾਹਿਬ 


ਮਿਰਜਾ ਬੇਗ ਹੁਤੇ ਤਿਹ ਨਾਮ। ਜਿਨਿ ਢਾਹੇ ਬੇਮੁਖਨ” ਕੇ ਧਾਮੇਂ। 

ਸਭ ਸਨਮੁਖ ਗੁਰ ਆਪ ਬਚਾਏ। ਤਿਨ ਕੇ ਬਾਰ ਨ ਬਾਂਕਨ ਪਾਏ। ੧੬। 
ਉਤ ਅਉਰੰਗ _ਜੀਯ _ਅਧਿਕ _ਰਿਸਾਯੋ। _ਚਾਰ ਅਹਦੀਯਨ ਅਉਰ _ਪਠਾਯੋ। 
ਜੇ ਬੇਮੁਖ ਤਾ ਤੇ ਬਚਿ ਆਏ। ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ। ੧੭। 


ਜੇ ਤਜਿ ਭਜੇ ਹੁਤੇ ਗੁਰ ਆਨਾ। ਤਿਨ ਪੁਨਿ ਗੁਰੂ ਅਹਦੀਅਹਿ ਜਾਨਾ। 
ਮੂਤ ਡਾਰ ਤਿਨ ਸੀਸ ਮੁੰਡਾਏ। ਪਾਹੁਰਿ ਜਾਨਿ ਗ੍ਰਿਹਹਿ ਲੈ ਆਏ। ੧੮। 


ਜੇ ਜੇ ਭਾਜਿ ਹੁਤੇ ਬਿਨੁ ਆਇਸੁ। ਕਹੋ ਅਹਦੀਅਹਿ ਕਿਨੈ _ਬਤਾਇਸੁ। 
ਮੂੰਡ ਮੂੰਡਿ ਕਰਿ ਸਹਰਿ ਫਿਰਾਏ। ਕਾਰ ਭੇਟ ਜਨੁ ਲੈਨ ਸਿਧਾਏ। ੧੯। 


ਪਾਛੈ ਲਾਗਿ ਲਰਿਕਵਾ ਚਲੇ। _ਜਾਨੁਕ ਸਿਖ _ਸਖਾ ਹੈ ਭਲੇ। 
ਛਿਕੇ _ਤੋਬਰਾ ਬਦਨ _ਚੜਾਏ। ਜਨੁ _ਗ੍ਰਿਹਿ ਖਾਨ ਮਲੀਦਾ ਆਏ। _੨0। 


ਮਸਤਕਿ ਸੁਭੇ ਪਨਹੀਯਨ _ਘਾਇ। ਜਨੁ _ਕਰਿ ਟੀਕਾ ਦਏ _ਬਲਾਇ। 
ਸੀਸ ਈਂੱਟ ਕੇ ਘਾਇ ਕਰੇਹੀ। ਜਨੁ _ਤਿਨੁ ਭੇਟ ਪੁਰਾਤਨ ਦੇਹੀ। ੨੧। 


ਦੌਹਾਰਾ 
ਕਬਹੂੰ ਰਣ ਜੂਝ੍ਯੋ ਨਹੀ ਕਛੁ ਦੈ ਜਸੁ ਨਹੀ ਲੀਨ। 
ਗਾਵ _ਬਸਤਿ ਜਾਨ੍ਯੋ ਨਹੀ ਜਮ ਸੋ ਕਿਨ ਕਹਿ ਦੀਨ। ੨੨। 


ਚੱਪਣਾ/ 
ਇਹ ਬਿਧਿ _ਤਿਨੋ ਭਯੋ __ਉਪਹਾਸਾ। ਸਭ ਸੰਤਨ ਮਿਲਿ ਲਖਿਓ _ਤਮਾਸਾ। 
ਸੰਤਨ ਕਸਟ ਨ ਦੇਖਨ ਪਾਯੋ। ਆਪ ਹਾਥ ਦੈ ਨਾਥਿ ਬਚਾਯੋ। _੨੩। 


ਚਾਰਠ?/ _ਦੰ/ਹਰਾ 
ਜਿਸ ਨੋ ਸਾਜਨ _ਰਾਖਸੀ _ਦੁਸਮਨ ਕਵਨ _ਬਿਚਾਰ। 
ਛ੍ੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ। _੨੪। 
ਜੇ ਸਾਧੂ ਸਰਨੀ ਪਰੇ ਤਿਨ ਕੇ ਕਵਣ _ਬਿਚਾਰ। 
ਦੇਤਿ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੈਘਾਰਿ। ੨੫। 


/ਇਤ ਨੀ ਲਾੰਝਤ੍ਹ ਨਾਟਕ ਕੁੰਲੇ ਨਾਹਜਾਏ ਵ._#ਹਦੀ ਆਗਮਨ _ਕਰਨਨ'_ ਨਮ 
ਤੁੱਦਲਨਂ /ਨ#ਆਨ/ਣ _ਨਆਘਤਮ _#ਤੁ ਲੜਨ ਸਤੁ/ _$=/ 827/ 


ਬਚਿਤ੍ਰ _ ਨਾਟਕ ੯੫ 


ਉਸ _(ਅਹਿਦੀਏ ਦਾ) ਨਾਂ ਮਿਰਜ਼ਾ _ਬੇਗ _ਸੀ ਜਿਸ ਨੇ ਗੁਰੂ ਤੋਂ ਬੇਮੁਖ ਹੋਇਆਂ 
ਦੇ ਘਰ ਢਾਹੇ ਸਨ। ਸਾਰੇ ਸਨਮੁਖ ਸਿੱਖਾਂ ਨੂੰ ਗੁਰੂ ਨੇ ਆਪ _ਬਚਾ ਲਿਆ, ਉਨ੍ਹਾਂ ਦਾ ਵਾਲ 
ਵੀ ਵਿੰਗਾ ਨ ਹੋ ਸਕਿਆ।੧੬। ਉਧਰ ਔਰੰਗਜ਼ੇਬ _ਮਨ ਵਿਚ _ਅਧਿਕ ਕ੍ਰੋਧਵਾਨ ਹੋਇਆ। 
(ਉਸ ਨੇ) ਚਾਰ _ਅਹਿਦੀਏ ਹੋਰ ਭੇਜ _ਦਿੱਤੇ। ਜੋ ਬੇਮੁਖ _ਉਸ (ਮਿਰਜ਼ਾ _ਬੇਗ) ਤੋਂ ਬਚ 


ਨਿਕਲੇ _ਸਨ, ਉਨ੍ਹਾਂ ਦੇ ਘਰ ਫਿਰ ਇਨ੍ਹਾਂ ਨੇ ਆ ਕੇ ਢਵਾ ਦਿੱਤੇ।੧੭। 

ਜਿਹੜੇ ਗੁਰੂ ਦੀ ਓਟ ਛਡ ਕੇ ਭਜੇ _ਸਨ, ਉਨ੍ਹਾਂ ਨੇ ਫਿਰ ਅਹਿਦੀਆਂ ਨੂੰ 
ਮੰਨ _ਲਿਆ। _(ਅਹਿਦੀਆਂ ਨੇ) ਪਿਸ਼ਾਬ ਪਾ ਕੇ (ਉਨ੍ਹਾਂ ਦੇ) ਸਿਰ ਮੁੰਨਵਾ ਦਿੱਤੇ। (ਇਸ 
ਪਾਹੁਲ _ਸਮਝ _ਕੇ _(ਉਹ) ਘਰਾਂ ਨੂੰ _ਪਰਤੇ।੧੮। 

ਜਿਹੜੇ ਜਿਹੜੇ _(ਗੁਰੂ _ਦੀ) ਆਗਿਆ ਤੋਂ ਬਿਨਾ _(ਆਨੰਦਪੁਰੋਂ) _ਭਜੇ _ਸਨ, ਦਸੋ, 
(ਉਨ੍ਹਾਂ ਬਾਰੇ) _ਅਹਿਦੀਆਂ ਨੂੰ _ਕਿਸ ਨੇ ਦਸਿਆ (ਅਰਥਾਤ _ ਅਗੰਮੀ _ਸ਼ਕਤੀ ਦੇ _ਪ੍ੇਰੇ 
ਅਹਿਦੀਏ ਉਨ੍ਹਾਂ ਪਿਛੇ ਲਗ _ਗਏ)। (ਉਨ੍ਹਾਂ ਨੂੰ) ਮੁੰਨ ਮੁੰਨ ਕੇ ਸ਼ਹਿਰ ਵਿਚ _ਫਿਰਾਇਆ, 
ਮਾਨੋ _ਕਾਰ-ਭੇਟ _ਉਗਰਾਹੁਣ ਲਈ _ ਤੁਰੇ _ਹੋਣ।੧੯। 

ਉਨ੍ਹਾਂ ਦੇ ਪਿਛੇ ਜੋ ਬੱਚੇ (ਓਇ ਓਇ ਕਰਦੇ) ਚਲ ਰਹੇ ਸਨ, ਮਾਨੋ (ਉਹ ਉਨ੍ਹਾਂ 
ਦੇ) ਚੰਗੇ _ਸਿੱਖ-ਸੇਵਕ _ਹੋਣ। _(ਉਨ੍ਹਾਂ ਦੇ) ਮੂੰਹ ਉਤੇ _ਤੋਬਰੇ _ਖਿਚ _ਕੇ ਚੜ੍ਹਾ ਦਿੱਤੇ _ਸਨ, 
ਮਾਨੋ ਘਰੋਂ _ ਮਲੀਦਾ _ (ਨਿਹਾਰੀ, _ਰਾਤਬ) _ ਖਾਣ ਨੁੰ ਆਇਆ _ਹੋਵੇ।੨0। 


(ਉਨ੍ਹਾਂ ਸਾਰਿਆਂ _ਦੇ _ਮੌਥਿਆਂ _ਉਤੇ _ਜੁਤੀਆਂ _(ਪੈਣ) _ਦੇ ਨਿਸ਼ਾਨ _ਸਨ, _ ਮਾਨੋ 
(ਅਹਿਦੀਆਂ-ਗੁਰੂ ਨੇ ਉਨ੍ਹਾਂ ` ਨੂੰ) _ਤਿਲਕ _ਲਗਾਏ _ਹੋਣ। ਜੋ (ਉਨ੍ਹਾਂ ਦੇ) ਸਿਰ ਉਤੇ _ਇਟਾਂ 
ਦੇ _ਘਾਉ ਕਰਦੇ _ਹਨ, _ਮਾਨੋ (ਕੋਈ) _ਪਿਛਲੀ (ਬਾਕੀ _ਰਹਿੰਦੀ) ਭੇਂਟ ਦਿੱਤੀ _ਹੋਵੇ।੨੧। 
ਦੰਹਰਨਾ 

(ਜਿਹੜੇ) ਕਦੇ ਯੁੱਧ ਵਿਚ ਲੜੇ ਨਹੀਂ, ਅਤੇ ਕੁਝ ਦਾਨ ਕਰ ਕੇ ਵੀ ਯਸ਼ ਨਹੀਂ 
ਖਟਿਆ, (ਉਨ੍ਹਾਂ ਨੂੰ) ਪਿੰਡ ਵਸਦਿਆਂ ਵੀ ਕੋਈ ਨਹੀਂ ਜਾਣਦਾ, (ਫਿਰ ਪਤਾ ਨਹੀਂ) ਯਮਰਾਜ 
ਨੂੰ (ਉਨ੍ਹਾਂ ਬਾਰੇ) ਕਿਸ __ ਨੇ ਕਹਿ ਦਿੱਤਾ ਹੈ।੨੨। 
ਚੱਪਲਾਂ 

ਉਨ੍ਹਾਂ (ਬੇਮੁਖਾਂ ਨਾਲ) _ਇਸ ਤਰ੍ਹਾਂ ਦਾ _ਮਖੌਲ _ਹੋਇਆ। _ ਸਾਰੇ ਸੰਤਾਂ (ਗੁਰਸਿੱਖਾਂ) 
ਨੇ ਰਲ ਕੇ (ਇਹ) ਤਮਾਸ਼ਾ ਵੇਖਿਆ। ਸੰਤਾਂ ਨੂੰ ਕਸ਼ਟ ਵੇਖਣਾ ਵੀ ਨ ਪਿਆ, ਆਪ ਪ੍ਰਭੂ 
ਨੇ (ਉਨ੍ਹਾਂ ਨੂੰ) ਹੱਥ ਦੇ ਕੇ ਬਬਚਾਇਆ।੨੩। 
ਚਾਰਣ// _ਦੱਹਰਾ 


% 4 


ਨੂੰ ਪਰਭੂ (ਖੁਦ) ਰਖੇਗਾ, ਤਾਂ ਦੁਸ਼ਮਣ ਵਿਚਾਰੇ __ਦੀ ਕੀ ਮਜਾਲ ਹੈ? ਉਸ 
ਦੀ _ਪਰਛਾਈ ਨੂੰ ਵੀ ਨਹੀਂ ਛੋਹ ਸਕਦਾ, _(ਉਸ) ਮੂਰਖ ਦਾ _(ਯਤਨ) _ਨਿਸਫਲ _ ਜਾਂਦਾ 
ਹੈ।੨੪। ਜਿਹੜੇ ਸੰਤਾਂ ਦੀ ਸ਼ਰਨ ਵਿਚ ਪਏ ਹਨ, ਉਨ੍ਹਾਂ ਦਾ ਕੀ ਵਿਚਾਰ ਕਹੀਏ? (ਉਨ੍ਹਾਂ 
ਦੀ ਰਖਿਆ) ਦੰਦਾਂ ਵਿਚ _ਰਹਿੰਦੀ ਜੀਭ _ਵਾਂਗ ਹੁੰਦੀ ਹੈ ਅਤੇ ਉਨ੍ਹਾਂ ਦੀਆਂ _ਬਿਪਤਾਵਾਂ 
ਅਤੇ ਦੁਸ਼ਟ _ਨਸ਼ਟ _ਹੋ__ ਜਾਂਦੇ _ਹਨ।੨੫। 
/ਏਥੋ ਹਾੰ ਯਾਝਤਹ ਨਾਟਕ ਕੁੱਲ ਦੇ ਸ਼ਾਹਜ਼ਾਏੇ ਵੇ. _ਆਹਦੀ ਆਗਮਨ _ਲਰਨਨੰ” ਨਾਂ ਵਾਲ਼ੇ ਤੌਰੂਵੀੱ 
%ਆ/ਹ#7ਏ ਦੀ _ਸਆ੦ਤਾ ਹੁੰਦੀ ਹੈ. ਸਭ ਲਭ _ਹੰ/5੨/8੬6/ 


੯੬ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 
ਸਰਬ ਕਾਲ ਸਭ ਸਾਧ ਉਬਾਰੇ। ਦੁਖੁ ਦੈ ਕੈ ਦੋਖੀ ਸਭ ਮਾਰੇ। 
ਅਦਕਭੁਤਿ ਗਤਿ ਭਗਤਨ _ਦਿਖਰਾਈ। ਸਭ ਸੰਕਟ ਤੇ ਲਏ _ਬਚਾਈ। _੧। 
ਸਭ ਸੰਕਟ ਤੇ ਸੰਤ ਬਚਾਏ। ਸਭ ਕੰਟਕ ਕੰਟਕ ਜਿਮ ਘਾਏ। 
ਦਾਸ ਜਾਨ ਮੁਰਿ ਕਰੀ ਸਹਾਇ। ਆਪ ਹਾਥੁ ਦੈ ਲਯੋ _ਬਚਾਇ। ੨। 


ਅਬ ਜੋ ਜੋ ਮੈ ਲਖੇ ਤਮਾਸਾ। ਸੋ ਸੋ ਕਰੋਂ ਤੁਮੈ ਅਰਦਾਸਾ। 

ਜੋ ਪੁਭ ਕ੍ਰਿਪਾ ਕਟਾਛਿ ਦਿਥੈ ਹੈ। ਸੋ ਤਵ ਦਾਸ ਉਚਾਰਤ ਜੈ ਹੈ। ੩। 
ਜਿਹ ਜਿਹ ਬਿਧ ਮੈ ਲਖੇ _ਤਮਾਸਾ। ਚਹਤ ਤਿਨ ਕੋ _ਕੀਯੋ_ਪੁਕਾਸਾ। 
ਜੋ ਜੋ ਜਨਮ ਪੂਰਬਲੇ ਹੇਰੇ। ਕਹਿਹੋ ਸੁ ਪ੍ਰਭੁ _ਪਰਾਕੂਹਮ ਤੇਰੇ। ੪। 


ਸਰਬ _ਕਾਲ ਹੈ ਪਿਤਾ ਅਪਾਰਾ। _ਦੇਬਿ _ਕਾਲਿਕਾ ਮਾਤ _ਹਮਾਰਾ। 
ਮਨੂਆ ਗੁਰ ਮੁਰਿ ਮਨਸਾ _ਮਾਈ। ਜਿਨਿ ਮੋਕੋ ਸੁਭ ਕ੍ਰਿਆ ਪੜਾਈ। ੫। 
ਜਬ _ਮਨਸਾ ਮਨ ਮਯਾ _ਬਿਚਾਰੀ। ਗੁਰੁ ਮਨੂਆ ਕਹ _ਕਹ੍ਯੋ_ ਸੁਧਾਰੀ। 
ਜੇ ਜੇ ਚਰਿਤ ਪੁਰਾਤਨ ਲਹੇ। ਤੇ ਤੇ ਅਬ ਚਹੀਅਤ ਹੈ ਕਹੇ। ੬। 


ਸਰਬ ਕਾਲ ਕੁਰਣਾ ਤਬ ਭਰੇ। ਸੇਵਕ ਜਾਨਿ ਦਯਾ ਰਸ ਢਰੇ। 
ਜੋ ਜੋ ਜਨਮੁ ਪੂਰਬਲੋ ਭਯੋ। ਸੋ_ਸੋ_ਸਭ _ਸਿਮਰਣ ਕਰਿ ਦਯੋ। ੭। 
ਮੋਕੋ ਇਤੀ ਹੁਤੀ ਕਹ ਸੁਧੈ। ਜਸ ਪ੍ਰਭ ਦਈ ਕ੍ਰਿਪਾ ਕਰਿ ਬੁਧੰ। 


ਸਰਬ ਕਾਲ ਤਬ ਭਏ ਦਇਆਲਾ। ਲੋਹ ਰਛ ਹਮ ਕੋ ਸਬ ਕਾਲਾ। ੮। 


ਸਰਬ _ਕਾਲ _ਰਛਾ ਸਭ _ਕਾਲ। ਲੋਹ ਰਛ _ਸਰਬਦਾ _ਬਿਸਾਲ। 
ਢੀਠ ਭਯੋ ਤਵ ਕ੍ਰਿਪਾ ਲਖਾਈ। _ਐੱਡੋ ਫਿਰੇ ਸਭਨ ਭਯੋ ਰਾਈ। ੯। 


ਜਿਹ ਜਿਹ ਬਿਧਿ ਜਨਮਨ ਸੁਧਿ ਆਈ। _ਤਿਮ ਤਿਮ ਕਹੇ ਗਿਰੰਥ ਬਨਾਈ। 


ਪ੍ਰਥਮੇ ਸਸਤਿਜੁਗ ਜਿਹ ਬਿਧਿ ਲਹਾ। ਪੁਥਮੇ ਦੇਬਿ ਚਰਿਤ੍ਰ ਕੋ _ਕਹਾ। ੧0। 
ਪਹਿਲੇ ਚੰਡੀ ਚਰਿਤ੍ਰ ਬਨਾਯੋ। ਨਖ _ਸਿਖ ਤੇ ਕਮ _ਭਾਖ ਸੁਨਾਯੋ। 
ਛੋਰ ਕਥਾ ਤਬ ਪ੍ਰਥਮ ਸੁਨਾਈ। ਅਬ ਚਾਹਤ ਫਿਰ ਕਰੌ _ਬਡਾਈ। _੧੧। 


/2ਤ ਨੰ ਲਾਚਤੂ ਨਾਟਕ ਗੁੰਥੇਂ_ ਸਰਲ ਕਾਲ ਕੰ _ਯੋਨਤਾ ਠਰਨਨੰ _ਨ# ਚੱਦਸਨ 
/5%#7/ਟ _ਗਘਤਮ ਅਤ ਸੁਭਮ ਅਤੁ/ _5%/ 825/ 


੧. 'ਕ੍ਰਿਪਾਲ' ੨. ਛਪੀਆਂ ਹੋਈਆਂ ਬੀੜਾਂ ਅਤੇ ਕਈ ਪੁਰਾਤਨ ਬੀੜਾਂ ਵਿਚ ਇਹ ਅੰਤ ਸੂਚਕ ਉਕਤੀ ਨਹੀਂ 


ਦਿਖੀ 


ਬਚਿਤ੍ਰ _ ਨਾਟਕ ੯੬ 


ਸਮਿਆਂ 

ਨੂੰ ਦੇ ਕੇ ਮਾਰਿਆ ਹੈ। (ਉਸ ਨੇ ਆਪਣੀ) ਅਦਭੁਤ ਗਤੀ ਦਾ ਅਹਿਸਾਸ 
ਨੂੰ ਕਰਾਇਆ ਹੈ ਅਤੇ ਸਾਰੇ ਸੰਕਟਾਂ ਤੋਂ (ਉਨ੍ਹਾਂ ਨੂੰ) ਬਚਾ ਲਿਆ ਹੈ।੧। _ਸਾਰਿਆਂ 
ਤੋਂ ਸੰਤਾਂ ਨੂੰ ਹੈ ਅਤੇ ਸਾਰਿਆਂ ਸੰਕਟਾਂ ਨੂੰ ਕੰਡਿਆਂ ਵਾਂਗ ਦੂਰ _ਕਰ 


ਹੁਣ ਮੈਂ ਜਿਹੜੇ ਜਿਹੜੇ ਤਮਾਸ਼ੇ ਵੇਖੇ ਹਨ, ਉਹ ਸਾਰੇ _(ਸੈਂ) ਤੁਹਾਡੇ ਅਗੇ ਪੇਸ਼ 
ਕਰਦਾ ਹਾਂ। ਹੇ ਪੂਭੂ! ਜੇਕਰ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋਗੇ ਤਾਂ ਤੁਹਾਡਾ ਦਾਸ _ਉਚਾਰਦਾ 
ਜਾਵੇਗਾ।੩। ਜਿਸ ਜਿਸ ਤਰ੍ਹਾਂ ਦੇ ਮੈਂ ਤਮਾਸ਼ੇ ਵੇਖੇ ਹਨ, ਉਨ੍ਹਾਂ ਦਾ (ਜਗਤ ਵਿਚ) ਪ੍ਰਕਾਸ਼ 
ਕਰਨਾ ਚਾਹੁੰਦਾ ਹਾਂ। ਜਿਹੜੇ ਜਿਹੜੇ _ਪੂਰਬਲੇ ਜਨਮ (ਮੈਂ) ਵੇਖੇ ਹਨ, ਉਨ੍ਹਾਂ ਨੂੰ, ਹੇ ਪ੍ਰਭੂ! 
ਤੇਰੇ _ਬਲ _ ਨਾਲ _ ਕਹਿੰਦਾ `ਹਾਂ।੪। 


ਸਭ _ਦਾ _ਕਾਲ (ਸਰਬ ਕਾਲ) ਅਪਾਰ _(ਪ੍ਰਭੂ ਸਾਡਾ) _ਪਿਤਾ ਹੈ ਅਤੇ (ਉਸ ਦੀ 
ਸ਼ਕਤੀ) ਦੇਵੀ _ਕਾਲਿਕਾ _ਸਾਡੀ ਮਾਤਾ _ਹੈ। _ਮਨ ਮੇਰਾ ਗੁਰੂ _ਅਤੇ ਮਨਸ਼ਾ (ਕਾਮਨਾ) ਮੇਰੀ 
ਮਾਈ (ਗੁਰੂ _ਪਤਨੀ) ਹੈ ਜਿਨ੍ਹਾਂ _ਨੇ ਮੈਨੂੰ _ਸਾਰੀ _ਕਾਵਿ-ਕ੍ਰਿਆ ਸਿਖਾਈ _ਹੈ।੫। ਜਦ ਮਨ 
ਨੇ (ਆਪਣੇ ਉਤੇ) ਮਨਸਾ ਦੀ ਕ੍ਰਿਪਾ ਵਿਚਾਰੀ ਤਦ ਮਨ ਰੂਪੀ ਗੁਰੂ ਦੇ _ਕਥਨ ਨੂੰ ਸੁਧਾਰ 
ਕੇ ਕਹਿੰਦਾ ਹਾਂ। ਜਿਹੜੇ ਜਿਹੜੇ (ਮੈਂ) ਪੁਰਾਤਨ ਜਨਮ ਵੇਖੇ ਹਨ, ਉਹ ਉਹ (ਮੈਂ) ਹੁਣ 
ਕਹਿਣੇ ਚਾਹੁੰਦਾ ਹਾਂ।੬। 

ਤਦ _ਸਰਬ-ਕਾਲ _ਕਰੁਣਾ ਨਾਲ _ਭਰ _ਗਏ ਅਤੇ ਸੇਵਕ ਜਾਣ ਕੇ ਦੇ 
ਰਸ _ਨਾਲ _ਪਸੀਜ _ਗਏ। _ਜਿਹੜੇ ਜਿਹੜੇ _ਪੂਰਬਲੇ _ਜਨਮ _ਹੋਏ ਸਨ, _ਉਹ _ਸਾਰੇ _ਯਾਦ 
ਕਰਾ ਦਿੱਤੇ _ਹਨ।੭। ਮੈਨੂੰ ਇਤਨੀ ਸੋਝੀ _ਭਲਾ ਕਿਥੇ ਸੀ ਜਿਸ ਤਰ੍ਹਾਂ ਦੀ ਬੁੱਧੀ ਪ੍ਰਭੂ ਨੇ 
ਕ੍ਰਿਪਾ ਕਰ _ਕੇ (ਮੈਨੂੰ) ਦਿੱਤੀ ਹੈ। ਤਦ _ਸਰਬ-ਕਾਲ _(ਮੇਰੇ ਉਤੇ) ਦਿਆਲੂ ਹੋ ਗਏ ਅਤੇ 
ਸਭ _ ਸਮਿਆਂ ਵਿਚ (ਸਾਨੂੰ) _ਸ਼ਸਤੂ _ਦੀ _ਰਖਿਆ ਪ੍ਰਦਾਨ _ਕੀਤੀ।੮। 

ਸਰਬ-ਕਾਲ _ਦੀ (ਮੈਨੂੰ) _ਸਭ ਸਮਿਆਂ _ਵਿਚ _ਰਖਿਆ ਹੈ। _ਸਦਾ _(ਉਸ) ਵਿਸ਼ਾਲ 
(ਪ੍ਰਭੂ ਦੀ) ਸ਼ਸਤੁ _ਰੂਪ ਰਖਿਆ ਮਿਲ _ਰਹੀ _ਹੈ। ਜਦੋਂ (ਆਪਣੇ ਉਪਰ) ਤੇਰੀ ਕ੍ਰਿਪਾ ਦਿਸ 
ਪਈ, ਤਾਂ (ਮੈਂ) ਨਿਡਰ ਹੋ ਗਿਆ ਅਤੇ (ਆਪਣੇ ਆਪ ਨੂੰ) ਸਭ _ਦਾ ਰਾਜਾ ਸਮਝ _ਕੇ 
ਐੱਠਿਆ ਫਿਰਦਾ _ ਹਾਂ।੯। 

ਜਿਸ ਜਿਸ ਤਰ੍ਹਾਂ _(ਪੂਰਬਲੇ) ਜਨਮਾਂ ਦੀ ਸੁਰਤ ਆਈ, ਉਸੇ ਤਰ੍ਹਾਂ ਕਹਿ ਕੇ _ਗੁੰਥ 
ਬਣਾਏ _ਹਨ। _ਸਭ ਤੋਂ ਪਹਿਲਾਂ _ਸਤਿਯੁਗ ਨੂੰ ਜਿਸ _ਤਰ੍ਹਾਂ ਵੇਖਿਆ, (ਉਸ ਤਰ੍ਹਾਂ) ਪਹਿਲਾਂ 
ਦੇਵੀ-ਚਰਿਤ੍ਰ ਨੂੰ ਕਥਨ _ ਕੀਤਾ।੧0। 


ਪਹਿਲਾਂ ਚੰਡੀ-ਚਰਿਤ੍ਰ ਬਣਾਇਆ ਹੈ। (ਉਸ ਦੀ ਕਥਾ) ਨਹੁੰ ਤੋਂ ਲੈ ਕੇ ਚੋਟੀ ਤਕ 
(ਆਦਿ ਤੋਂ ਅੰਤ ਤਕ) ਕੁਮਵਾਰ ਕਹਿ ਕੇ ਵਰਣਨ ਕੀਤੀ ਹੈ। ਆਦਿ-ਕਾਲ ਦੀ (ਮੁੱਢ ਕਦੀਮ 
ਦੀ) ਕਥਾ (ਮੈਂ) ਪਹਿਲਾਂ ਸੁਣਾਈ ਹੈ। ਹੁਣ ਫਿਰ ਵਡਿਆਈ ਕਰਨੀ ਚਾਹੁੰਦਾ ਹਾਂ।੧੧। 
ਆਲੇ ਨੰ ਛੰਚਤੂ ਨਾਟਕ ਕੁੱਲ ਦੇ ਸਰਲ ਕਾਲ ਲੀ _ਛੋਨਤੰ_ਛਰਨਨ” ਨਾਂ ਦੇ ਗੱਦਵ' 
%ਆਹਆਹਟ ਦੀ _ਸ#ਘਤੰ ਹੁੰਦੀ ਹੈ ਸਭ ਲਭ _ਹ755/ &੭5/ 


ਚੇਡੀ _ਚਰਿਤੁ _ (ਉਕਤਿ _ ਬਿਲਾਸ) 


56” ਵਹੰਹਗੁਨ ਲੀ ਕੰ _ਫਤਾਂਹ/ 
ਡੀ ਭਗਉਤੀ ਲੀ ਸਹ/ਏ/ 
%ਥ' ਲੰਡ _ਲਾੰਠਤ੍ਹ ਇਕਾਂਤ /ਠਲਲ਼ _/ਲੈਲੂਯਤੇ/ 
ਪ#ੱਤਲ਼ਾਗੀ 577 ? 
ਨੰਗਾ 
ਆਦਿ ਅਪਾਰ _ਅਲੇਖ _ਅਨੰਤ ਅਕਾਲ _ਅਭੇਖ ਅਲਖ _ਅਨਾਸਾ। 
ਕੈ ਸਿਵ ਸਕਤ ਦਏ ਸੂਤਿ ਚਾਰ ਰਜੋ ਤਮ ਸਤ? ਤਿਹੂੰ ਪੁਰ ਬਾਸਾ। 
ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ। 
ਬੈਰ ਬਢਾਇ _ਲਰਾਇ ਸੁਰਾਸੁਰ ਆਪਹਿ ਦੇਖਤ ਬੈਠ _ਤਮਾਸਾ। _੧। 


ਦੰਹਰਾ 
ਕ੍ਰਿਪਾ ਸਿੰਧੁ ਤੁਮਰੀ ਕ੍ਰਿਪਾ ਜੋ _ਕਛ ਮੋ ਪਰਿ ਹੋਏ। 
ਰਚੋ ਚੇਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ। ੨। 
ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪੁਚੰਡ। 
ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ। ੩। 


ਸੰਧਾ 
ਤਾਰਨ ਲੋਕ _ਉਧਾਰਨ _ਭੂਮਹਿ ਦੈਤ _ਸੰਘਾਰਨ ਚੈਡਿ ਤੁਹੀ ਹੈ। 
ਕਾਰਨ ਈਸ _ਕਲਾ ਕਮਲਾ ਹਰਿ ਅਦੁਸੁਤਾ ਜਹ ਦੇਖੋ ਉਹੀ ਹੈ। 
ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ। 
ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤਿ ਜਾਹਿ ਛੁਹੀ ਹੈ। ੪। 


ਦੰਹਰ” 
ਪ੍ਰਮੁਦ ਕਰਨ ਸਭ ਭੈ ਹਰਨ ਨਾਮੁ ਚੈਡਿਕਾ ਜਾਸੁ। 
ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁਧਿ ਪ੍ਰਕਾਸ। ੫। 


੧. ਇਨ੍ਹਾਂ _ਉਕਤੀਆਂ _ਵਿਚ _ਵਖ _ਵਖ ਬੀੜਾਂ _ਵਿਚ _ਅੰਤਰ _ਹੈ, _ਪਰ _ ਅਧਿਕਤਰ _ਇਸ _ਪਾਠ ਵਾਲੀਆਂ 
ਉਕਤੀਆਂ ਹੀ ਲਿਖੀਆਂ ਮਿਲਦੀਆਂ _ਹਨ। _੨. _'ਸਤੇ` ੩. 'ਕੁਝ” 


ਚੰਡੀ ਚਰਿਤ੍ਰ _(ਉਕਤਿ-ਬਿਲਾਸ) 


5੬ ` ਵਾਹਨ ਨੀਲੀ ਫਤਹ 
ਨੀ _ਭਨਉਂਤੀ ਲੀ _ਸਹ/ਟ 
ਹਣ ਝੰਡੀ ਰਤ __(ਓਕ/ਤ-/ਲਲਨ਼) _/ਲੈਲਦੇ ਹਾਂ 
੫॥ਤਸ਼ਾਹ? _ 5/7 


੩੩ 


(ਜੋ ਸਾਰਿਆਂ ਦਾ) ਮੁੱਢ, ਪਾਰ-ਰਹਿਤ, ਲਿਖੇ ਜਾਣ ਤੋਂ ਪਰੇ, ਬੇਅੰਤ, ਕਾਲ-ਰਹਿਤ, 
ਭੇਖ-ਰਹਿਤ, ਨ ਵੇਖੇ ਜਾ ਸਕਣ ਵਾਲਾ ਅਤੇ _ਨਾਸ਼-ਰਹਿਤ ਹੈ; (ਜਿਸ ਨੇ) ਸ਼ਿਵ-ਸ਼ਕਤੀ, 
ਚਾਰ _ਵੇਦ, _ਰਜੋ-ਤਮੋ-ਸਤੋਂ _ਤਿੰਨ ਗੁਣ ਦਿੱਤੇ _ਹਨ ਅਤੇ ਤਿੰਨ ਲੋਕਾਂ _ਵਿਚ _ਵਾਸ ਕੀਤਾ 
ਹੋਇਆ ਹੈ; (ਜਿਸ ਨੇ) ਦਿਨ, ਰਾਤ, ਸੂਰਜ, ਚੰਦਰਮਾ _ਵਰਗੇ ਦੀਪਕ _(ਬਣਾਏ ਹਨ) ਅਤੇ 


ਪੰਜ _ਤੌਂਤ੍ਰਾਂ ਦਾ ਪ੍ਰਕਾਸ਼ ਕਰ _ਕੇ ਸਾਰੀ ਸ੍ਰਿਸ਼ਟੀ ਦੀ _ਰਚਨਾ _ਕੀਤੀ ਹੈ; _(ਜੋ) ਦੇਵਤਿਆਂ 
ਅਤੇ ਦੈੱਤਾਂ ਵਿਚ ਵੈਰ ਵਧਾ ਕੇ (ਉਨ੍ਹਾਂ ਨੂੰ ਆਪਸ ਵਿਚ) ਲੜਾਉਂਦਾ ਹੈ ਅਤੇ ਆਪ (ਇਨ੍ਹਾਂ 
ਤੋਂ ਅਲਗ _ਥਲਗ) _ ਬੈਠਾ _ਤਮਾਸ਼ਾ _ਵੇਖ _ਰਿਹਾ _ਹੈ।੧। 
ਦੰਹਨਾ 

ਹੇ ਕ੍ਰਿਪਾ ਦੇ ਸਾਗਰ! ਜੇ ਤੇਰੀ ਕੁਝ _ਕ੍ਰਿਪਾ ਮੇਰੇ _ਉਤੇ ਹੋਏ, (ਤਾਂ) ਦੁਰਗਾ ਦੀ 
ਕਥਾ _ਦੀ ਰਚਨਾ ਕਰਾਂ (ਅਤੇ) ਸਾਰੀ ਕਵਿਤਾ (“ਬਾਣੀ”) ਸ੍ਰੇਸ਼ਠ ਹੋ __ਜਾਏ।੨। (ਜਿਸ ਦੀ) 
ਜੋਤਿ ਜਗਤ _ਵਿਚ _ਜਗਮਗਾ ਰਹੀ ਹੈ, (ਜੋ) ਚੰਡ _ਅਤੇ _ਮੁੰਡ (ਨੂੰ ਮਾਰਨ _ਵਾਲੀ ਬਹੁਤ) 
ਪ੍ਰਚੰਡ ਹੈ, _(ਜਿਸ ਦੀਆਂ) ਭੁਜਾਵਾਂ ਦੇ ਡੰਡੇ ਦੈਂਤਾਂ ਨੂੰ ਦੰਡ ਦੇਣ ਵਾਲੇ ਹਨ ਅਤੇ (ਜੋ) 
ਧਰਤੀ ਦੇ ਨੌਂ ਖੰਡਾਂ _ਨੂੰ _ਸੁਸੱਜਿਤ _ਕਰਨ _ਵਾਲੀ _ਹੈ।੩। 
ਨੰਗਾ 

ਲੋਕਾਂ ਨੂੰ ਤਾਰਨ _ਵਾਲੀ, ਪ੍ਰਿਥਵੀ _ਦਾ _ਉਂਧਾਰ _ਕਰਨ _ਵਾਲੀ, _ਦੈੱਤਾਂ ਨੂੰ _ਸੰਘਾਰਨ 
ਵਾਲੀ _ਅਤੇ ਪ੍ਰਚੰਡ _(ਸਰੂਪ _ਵਾਲੀ) ਤੂੰ ਹੀ _ਹੈਂ। (ਜਗਤ _ਦੇ) _ਕਾਰਨ _ਰੂਪ _ਵਿਸ਼ਣੂ ਦੀ 
ਸ਼ਕਤੀ ਲੱਛਮੀ ਅਤੇ ਸ਼ਿਵ _ਦੀ ਸ਼ਕਤੀ ਰੂਪ ਪਾਰਬਤੀ ਜਿਥੇ ਵੇਖੋ ਉਹੀ ਹੈ। (ਤੂੰ ਹੀ) 
ਤਮੋ, ਰਜੋ ਅਤੇ _ਸਤੋ ਤਿੰਨਾਂ ਗੁਣਾਂ (ਦੇ ਸਾਰ ਰੂਪ) ਕਵਿਤਾ ਕਵੀ ਦੇ ਮਨ ਵਿਚ ਗੁੰਦੀ 
ਹੈ। (ਤੂੰ) ਪਾਰਸ-ਮੂਰਤੀ (ਜਿਸ ਨੂੰ) ਜਗਤ _ਵਿਚ _ਛੋਹ ਗਈ, _ਉਹ ਲੋਹੇ ਤੋਂ ਸੋਨਾ _ਬਣ 
"ਗਿਆ।8। 
ਦੰਹਰਾ 


(ਜੋ) ਸਭ ਨੂੰ ਪ੍ਰਸੰਨ ਕਰਨ _ਵਾਲੀ ਅਤੇ _ਸਭ ਦੇ ਭੈ ਨੂੰ ਦੂਰ ਕਰਨ _ਵਾਲੀ 


ਅਤੇ ਜਿਸ ਦਾ ਨਾਂ ਚੰਡਿਕਾ ਹੈ, (ਉਸ ਦੇ) ਅਲੌਕਿਕ ਚਰਿਤ੍ਰ ਦੀ ਰਚਨਾ ਕਰਾਂ ਜੇ 
(ਮੈਨੂੰ) ਉੱਤਮ _ ਬੁੱਧੀ _ਦਾ ਪ੍ਰਕਾਸ਼ _ਕਰੇਂ।੫। 


0੫; ੨੭ 


ਸੀ _ਦਸਮ-ਗ੍ਰੰਥ _ਸਾਹਿਬ 


ਮੁਨਹਾ 
ਆਇਸ ਅਬ ਜੋ ਹੋਇ ਗੁੰਥ ਤਉ ਮੈ ਰਚੋ। 
ਰਤਨ ਪੁਮੁਦ ਕਰ ਬਚਨ ਚੀਨਿ ਤਾ ਮੈ ਗਚੌ। 
ਭਾਖਾ ਸੁਭ ਸਭ _ਕਰਹੋ ਧਰਿਹੋ ਕ੍ਰਿਤ ਮੈ। 
ਅਦਭੁਤਿ ਕਥਾ ਅਪਾਰ ਸਮਝ ਕਰਿ ਚਿਤ ਮੈ। ੬। 


ਆਯਾ 


ਤਾਸ ਕੁਟੈਬ ਕੇ ਹੁਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਿ ਰਾਈ। 
ਨਾਮ _ਸੁਰਥ _ਮੁਨੀਸਰ _ਬੇਖ ਸਮੇਤ ਸਮਾਧਿ ਸਮਾਧਿ ਲਗਾਈ। 
ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰਛਨ ਕੋ _ਸਮੁਹਾਈ। 
ਬੂਝਹੁ ਜਾਇ ਤਿਨੈ ਤੁਮ ਸਾਧ ਅਗਾਧਿ ਕਥਾ ਕਿਹ ਭਾਤਿ ਸੁਨਾਈ। ੭। 


ਤੱਟਕਾ ਛੰਦ/ ਨਨੰਨਿਰਂਫਾਲ਼ 
ਹਰਿ ਸੋਇ ਰਹੈ ਸਜਿ ਸੈਨ ਤਹਾ। ਜਲ ਜਾਲ _ਕਰਾਲ ਬਿਸਾਲ ਜਹਾ। 
ਭਯੋ _ਨਾਭਿ ਸਰੋਜ ਤੇ ਬਿਸੁ ਕਰਤਾ। ਸੁਤ ਮੈਲ ਤੇ ਦੈਤ ਰਚੇ ਜੁਗਤਾ। ੮। 


ਮਧੁ _ਕੈਟਭ ਨਾਮ ਧਰੇ ਤਿਨ ਕੇ। ਅਤਿ ਦੀਰਘ ਦੇਹ ਭਏ ਜਿਨ ਕੇ। 
ਤਿਨ ਦੇਖਿ ਲੁਕੇਸ ਡਰਿਓ ਹੀਅ ਮੈ। ਜਗਮਾਤ ਕੋ ਧਿਆਨੁ _ਧਰਿਯੋ ਜੀਅ ਮੈ।੯। 


ਦੰਹਰਾ 
ਛੁਟੀ ਚੋਡਿ ਜਾਗੈ ਬੁਹਮ ਕਰਿਓ ਜੁਧ ਕੋ ਸਾਜੁ। 
ਦੈਤ ਸਭੈ ਘਟਿ ਜਾਹਿ ਜਿਉ ਬਢੈ _ਦੇਵਤਨ ਰਾਜ।੧0। 


ਸੰਧਾ 
ਜੁਧ ਕਰਿਓ ਤਿਨ ਸੋ ਭਗਵੈਤਿ ਨ ਮਾਰ ਸਕੈ ਅਤਿ ਦੈਤ ਬਲੀ ਹੈ। 
ਸਾਲ ਭਏ ਤਿਨ ਪੰਚ ਹਜਾਰ ਦੁਹੂੰ _ਲਰਤੇ ਨਹਿ ਬਾਹ ਟਲੀ ਹੈ। 
ਦੈਤਨ ਰੀਝ _ਕਹਿਓ ਬਰ ਮਾਂਗ ਕਹਿਓ ਹਰਿ ਸੀਸਨ ਦੇਹੁ ਭਲੀ ਹੈ। 
ਧਾਰਿ ਉਰੂ ਪਰਿ ਚਕ ਸੋ ਕਾਟ ਕੈ ਜੋਤ ਲੈ ਆਪਨੈ ਅੰਗਿ ਮਲੀ ਹੈ। ੧੧। 


ਚੰਡੀ _ਚਰਿਤੂ _(ਉਕਤਿ _ ਬਿਲਾਸ) ਦਦ 


ਪਨਹਾ 
ਹੁਣ ਜੇ (ਤੇਰੀ) ਆਗਿਆ ਹੋਏ, ਤਾਂ ਮੈਂ ਗ੍ਰੰਥ _ਦੀ ਰਚਨਾ _ਕਰਾਂ। ਪ੍ਰਸੰਨ ਕਰਨ 
ਵਾਲੇ _ਰਤਨਾਂ ਦੇ ਤੁਲ ਬਚਨਾਂ ਨੂੰ ਚੁਣ ਕੇ ਉਸ ਵਿਚ ਜੜ੍ਹਾਂ! _ਸਭ _ਸ਼ੁਭ _ਭਾਖਾ ਕਰ ਕੇ 
(ਇਸ) ਰਚਨਾ _ਵਿਚ _ਧਰਾਂ। (ਅਤੇ) ਅਪਾਰ ਤੇ ਅਨੋਖੀ ਕਥਾ _ ਨੂੰ ਚਿਤ ਵਿਚ ਸਮਝ ਕੇ 
(ਉਸ ਦੀ ਰਚਨਾ _ ਕਰਾਂ)।੬। 
ਸੰਯਾ 
ਪਰਿਵਾਰ ਦੇ ਡਰ ਤੋਂ ਉਦਾਸ ਹੋਕੇ ਰਾਜੇ ਨੇ ਘਰ ਛਡ ਦਿੱਤਾ ਅਤੇ ਬਨ ਵਿਚ 
ਜਾ __ਵਸਿਆ। _'ਸੁਰਥ” ਨਾਂ ਅਤੇ _ਮੁਨੀਸ਼ਵਰ ਭੇਖ _ਵਾਲੇ (ਉਸ ਰਾਜੇ ਨੇ ਸਮਾਨ ਗੁਣਾਂ ਨੂੰ 


ਸਾਹਮਣੇ ਪੁਗਟ _ਹੋਈ। _ਉਹ (ਦੋਵੇਂ _“ਮੇਧਸ” ਰਿਸ਼ੀ ਪਾਸ) ਜਾ ਕੇ ਪੁਛਦੇ 
ਸਾਧੂ ਪੁਰਸ਼! (ਚੰਡੀ _ਦੀ) _ਅਗਾਧ _ਕਥਾ _ਕਿਸ ਪ੍ਰਕਾਰ ਦੀ ਹੈ? (ਸਾਨੂੰ) 


ਜਿਥੇ _ਸੇਜਾ (ਸੈਨ) ਨੂੰ ਸਜਾ ਕੇ ਹਰਿ (ਵਿਸ਼ਲੂ) ਸੌਂ ਰਿਹਾ ਸੀ ਅਤੇ ਜਿਥੇ ਜਲ 
ਦਾ _ਫੈਲਾਉ ਬਹੁਤ ਭਿਆਨਕ ਅਤੇ ਵਿਸ਼ਾਲ _ਸੀ, _(ਉਥੇ _ਵਿਸ਼ਣੂ _ਦੀ) _ਨਾਭੀ ਤੋਂ _ਕਮਲ- 
ਫੁਲ ਪੈਦਾ ਹੋਇਆ ਅਤੇ (ਉਸ ਵਿਚੋਂ) ਵਿਸ਼ਵ ਦਾ ਕਰਤਾ _(ਬੁਹਮਾ) ਉਤਪੰਨ _ਹੋਇਆ। 
(ਉਸ ਦੇ) ਕੰਨਾਂ ਦੀ ਮੈਲ ਤੋਂ ਦੋ ਦੈਂਤਾਂ ਦੀ ਰਚਨਾ ਹੋਈ।੮। 

ਉਨ੍ਹਾਂ (ਦੋਹਾਂ ਦੈਂਤਾਂ) ਦੇ ਨਾਂ ਮਧੁ ਅਤੇ _ਕੈਟਭ _ਰਖੇ ਗਏ ਜਿਨ੍ਹਾਂ ਦੇ ਸ਼ਰੀਰ ਬਹੁਤ 
ਵਡੇ ਹੋ ਗਏ। ਉਨ੍ਹਾਂ ਨੂੰ ਵੇਖ ਕੇ ਬ੍ਰਹਮਾ (ਲੁਕੇਸ) ਮਨ ਵਿਚ ਬਹੁਤ ਡਰਿਆ। (ਉਸ ਨੇ 
ਤੁਰਤ) ਮਨ ਵਿਚ _ਜਗ-ਮਾਤਾ _ (ਦੁਰਗਾ) ਦਾ ਧਿਆਨ _ਧਰਿਆ।੯। 
ਦੰਹਣਾ 

(ਉਸ ਵੇਲੇ) ਯੋਗ=ਨਿੰਦ੍ਹਾ _(ਚੰਡ) ਖੁਲ੍ਹੀ, _ਵਿਸ਼ਣੂ _ਜਾਗੇ _ਅਤੇ ਯੁੱਧ _ਦੀ _ਤਿਆਰੀ 
ਕੀਤੀ। _ਜਿਸ ਤਰ੍ਹਾਂ ਦੈਂਤ _ਘਟ _ਜਾਣ ਅਤੇ ਦੇਵਤਿਆਂ ਦਾ ਰਾਜ ਵੱਧੇ (ਇਸ ਪ੍ਰਕਾਰ ਦੇ 
ਯਤਨ ਕਰਨ ਲਗੇ)।੧0। 
ਨੰਗਾ 

ਵਿਸ਼ਣੂ ਨੇ ਉਨ੍ਹਾਂ ਨਾਲ ਯੁੱਧ _ਕੀਤਾ, (ਪਰ) ਮਾਰ ਨ ਸਕੇ (ਕਿਉਂਕਿ) ਦੈੱਤ ਅਤਿ 
ਬਲਵਾਨ _ਸਨ। ਉਨ੍ਹਾਂ ਦੋਹਾਂ _(ਵਿਸ਼ਲੂ _ਅਤੇ ਦੈੱਤਾਂ) ਨੂੰ _ਲੜਦਿਆਂ ਪੰਜ _ਹਜ਼ਾਰ _ਸਾਲ _ਬੀਤ 
ਗਏ, (ਪਰ ਕਿਸੇ ਦੀ ਵੀ) ਬਾਂਹ ਨ __ਥਕੀ (ਅਰਥਾਤ ਲਗਾਤਾਰ ਯੁੱਧ ਕਰਦੇ _ਰਹੇ)। ਦੈਂਤਾਂ 
ਨੇ _(ਵਿਸ਼ਲੂ ਦੇ _ਪਰਾਕੂਮ ਤੋਂ) ਪ੍ਰਸੰਨ ਹੋ ਕੇ ਕਿਹਾ ਕਿ (ਤੂੰ ਕੋਈ) ਵਰ _ਮੰਗ। _(ਉਤਰ 
ਵਿਚ) ਹਰਿ ਨੇ ਕਿਹਾ ਕਿ ਸਿਰ ਦੇ ਦਿਓ। (ਦੈਂਤਾਂ ਨੇ ਕਿਹਾ ਕਿ) ਚੰਗੀ ਗੱਲ ਹੈ। (ਵਿਸ਼ਣੂ 
ਨੇ ਉਨ੍ਹਾਂ ਦੇ ਸਿਰਾਂ ਨੂੰ) ਪੱਟਾਂ ਉਤੇ ਰਖ ਕੇ _ਸੁਦਰਸ਼ਨ-ਚੱਕਰ ਨਾਲ ਕਟ ਦਿੱਤਾ ਅਤੇ (ਉਨ੍ਹਾਂ 
ਦੀ) ਜੋਤਿ ਨੂੰ ਲੈ ਕੇ (ਵਿਸ਼ਣੂ ਨੇ ਆਪਣੇ ਹੀ) ਸ਼ਰੀਰ _ਵਿਚ _ਮਿਲਾ _ਲਈ।੧੧। 


੯% ਸੀ _ਦਸਮ-ਗ੍ਰੰਥ _ਸਾਹਿਬ 


ਡਰਨਾ 
ਦੇਵਨ ਥਾਪਿਓ ਰਾਜ ਮਧੁ ਕੈਟਭ ਕੋ ਮਾਰ ਕੈ। 
ਦੀਨੋ ਸਕਲ ਸਮਾਜ _ਬੈਕੁੰਠਗਾਮੀ ਹਰਿ _ਭਏ। _੧੨। 
/ਇੰਤੇ ਨੰ _ਸਰਕੰਡੇ ਪੁਰਾਨ ਲੰਡ _ਗਰੇਤ ਉਕਤ _/#ਲਲ ਨਹ _ਕੰਟਭਾ _ਕਯੰਹਿ 
ਪੁਥਆ _ਧਯਭਠ _ਸਆਖਤਨ _ ਸਤੁ __ ਲੜਨ _ਸਤ/__/ 
ਮਨ੍ਹਾ 
ਬਹੁਰਿ ਭਇਓ ਮਹਖਾਸੁਰ ਤਿਨ ਤੋ ਕਿਆ _ਕੀਆ। 
ਭੁਜਾ ਜੋਰਿ ਕਰਿ ਜੁਧੁ ਜੀਤ ਸਭ ਜਗੁ _ਲੀਆ। 
ਸੂਰ ਸਮੂਹ ਸੰਘਾਰੇ ਰਣਹਿ ਪਚਾਰ ਕੈ। 
ਟੂਕਿ ਟੂਕਿ ਕਰਿ ਡਾਰੇ ਆਯੁਧ ਧਾਰ ਕੈ। ੧੩। 
ਨੱਕ 
ਜੁਧ _ਕਰਿਯੋ ਮਹਿਖਾਸੁਰ ਦਾਨਵ ਮਾਰਿ ਸਭੈ ਸੁਰ ਸੈਨ _ਗਿਰਾਇਓ। 
ਕੈ ਕੈ ਦੁ ਟੂਕ ਦਏ ਅਰਿ ਖੇਤਿ ਮਹਾ ਬਰਬੰਡ ਮਹਾ ਰਨ ਪਾਇਓ। 
ਸੁਉਣਤ ਰੰਗ ਸਨਿਓ ਨਿਸਰਿਓ ਜਸੁ ਇਆ ਛਬਿ ਕੋ ਮਨ ਮੈ ਇਹਿ ਆਇਓ। 
ਮਾਰਿ ਕੈ ਛਤ੍ਰਨਿ ਕੁੰਡ ਕੈ ਛੇਤ੍ਰ ਮੈ ਮਾਨਹੁ ਪੈਠਿ ਕੈ ਰਾਮਜੂ ਨਾਇਓ। ੧੪। 


ਲੈ ਮਹਖਾਸੁਰ ਅਸਤੁ ਸੁ _ਸਸਤ੍ਰ ਸਬੈ ਕਲਵਤ੍ਰ ਜਿਉ ਚੀਰ ਕੈ ਡਾਰੈ। 
ਲੁਥ ਪੈ ਲੁਥ ਰਹੀ ਗੁਥਿ ਜੁਥਿ ਗਿਰੇ ਗਿਰ ਸੇ ਰਥ ਸੇਂਧਵ ਭਾਰੇ। 

ਗੂਦ ਸਨੇ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਨ ਮੈਂ ਗਜ ਕਾਰੇ। 

ਜਿਉ ਦਰਜੀ ਜਮ ਮਿਰਿਤ ਕੇ ਸੀਤ ਮੈ ਬਾਗੇ ਅਨੇਕ ਕਤਾ ਕਰਿ _ਡਾਰੇ। ੧੫। 


ਲੈ ਸੁਰ ਸੰਗ ਸਬੈ ਸੁਰਪਾਲ ਸੁ ਕੋਪ ਕੇ ਸਤੁ ਕੀ ਸੈਨ ਪੈ ਧਾਏ। 
ਦੈ ਮੁਖ ਢਾਰ ਲੀਏ _ਕਰਵਾਰ ਹਕਾਰ ਪਚਾਰ_ਪ੍ਰਹਾਰ ਲਗਾਏ। 
ਸੁਉਨ ਮੈ ਦੈਤ ਸੁਰੰਗ ਭਏ ਕਬਿ ਨੇ ਮਨ ਭਾਉ ਇਹੈ ਛਬਿ ਪਾਏ। 
ਰਾਮ ਮਨੋ ਰਨ ਜੀਤ ਕੈ ਭਾਲਕ ਦੈ ਸਿਰਪਾਉ ਸਬੈ ਪਹਰਾਏ। _੧੬। 


ਘਾਇਲ ਘੂਮਤ ਹੈ ਰਨ ਮੈ ਇਕ ਲੋਟਤ ਹੈ ਧਰਨੀ ਬਿਲਲਾਤੇ। 
ਦਉਰਤ ਬੀਚ _ਕਬੰਧ ਫਿਰੈ ਜਿਹ ਦੇਖਤ ਕਾਇਰ ਹੈ ਡਰ ਪਾਤੇ। 
ਇਯੋ ਮਹਿਖਾਸੁਰ ਜੁਧੁ ਕੀਯੋ ਤਬ ਜੰਬੁਕ _ਗਿਰਝ _ਭਏ ਰੰਗ ਰਾਤੇ। 


੮੮ 


ਸ੍ਰੋਨ ਪੁਵਾਹ ਮੈ ਪਾਇ ਪਸਾਰ ਕੈ ਸੋਏ ਹੈ ਸੂਰ ਮਨੋ ਮਦ ਮਾਤੇ। ੧੭। 


੧. ਕਈਆਂ ਬੀੜਾਂ _ਵਿਚ _ਇਹ _ਪੁਸ਼ਪਿਕਾ ਨਹੀਂ ਲਿਖੀ ਹੋਈ 


ਚੰਡੀ ਚਰਿਤ੍ਰ _(ਉਕਤਿ _ ਬਿਲਾਸ) ੯੯ 


ਮਧੁ ਨੂੰ ਮਾਰ ਕੇ ਦੇਵਤਿਆਂ ਦੇ ਰਾਜ _ਦੀ ਸਥਾਪਨਾ _ਕੀਤੀ। _ਰਾਜ- 
ਕੇ _ਵਿਸ਼ਣੂ _ ਬੈਕੁੰਠ _ਚਲੇ _ਗਏ।੧੨। 

ਨਰਾਨ ਦੇ ਗੰ ਚੰਡੀ ਯੰਰਤੂ _ਓਕਤ _/#ੈਲਸ਼ ਦੇ ਨਾ _ਕੌਟਭਾ 
ਵਾਲੇ" ਘੰਹਲੇ %ਨ%0ਏ ਦੀ _ਸਮਘਤੀੰ ਹੈ _ਸਭ ਲਭ _ਹੈ/$/ 
ਪਨਹਾ 

ਫਿਰ ਮਹਿਖਾਸੁਰ _(ਝੋਟੇ ਦੀ ਸ਼ਕਲ ਵਾਲਾ ਦੈਂਤ) ਹੋਇਆ। ਉਸ ਨੇ ਕੀ ਕੀਤਾ? 
(ਉਸ ਦਾ ਵਰਣਨ ਇਸ ਪੁਕਾਰ ਹੈ)। ਉਸ ਨੇ ਭੁਜਾਵਾਂ ਦੇ ਬਲ ਨਾਲ ਯੁੱਧ ਕਰ ਕੇ ਸਾਰੇ 
ਸੰਸਾਰ ਨੂੰ ਜਿਤ _ਲਿਆ। (ਉਸ ਨੇ) ਰਣ-ਭੂਮੀ ਵਿਚ ਵੰਗਾਰ ਕੇ ਦੇਵਤਿਆਂ ਦਾ ਸਮੂਹਿਕ 


ਸੰਘਾਰ _ਕੀਤਾ। _ਹਥਿਆਰ _ਧਾਰਨ _ਕਰ ਕੇ (ਸਾਰਿਆਂ ਨੂੰ) ਟੋਟੇ ਟੋਟੇ ਕਰ _ਸੁਟਿਆ।੧੩। 


ਮਹਿਖਾਸੁਰ ਦੈਂਤ ਨੇ ਯੁੱਧ _ਕੀਤਾ _ਅਤੇ _ਸਾਰੀ _ਦੇਵ-ਸੈਨਾ ਨੂੰ ਮਾਰ _ਸੁਟਿਆ। ਵਡੇ 
ਵਡੇ ਵੈਰੀਆਂ ਨੂੰ ਦੋ ਦੋ ਟੋਟੇ ਕਰ ਕੇ _ਯੁੱਧ-ਭੂਮੀ ਵਿਚ _ਡਿਗਾ ਦਿੱਤਾ ਅਤੇ (ਉਸ) ਮਹਾਬਲੀ 
ਨੇ _ਘਮਸਾਨ ਯੁੱਧ _ਕੀਤਾ। ਲਹੂ ਰੰਗ _ਵਿਚ _ਲਥ-ਪਥ _ਹੋਇਆ _(ਉਹ _ਯੁੱਧ-ਭੂਮੀ ਤੋਂ) 


ਯੁੱਧ-ਭੂਮੀ ਵਿਚ _ਡਿਗੇ ਪਏ _ਹਨ। (ਉਹ) ਯਮ ਦੇ ਮਾਰੇ ਹੋਏ ਇੰਜ 
ਰੁਤ ਵਿਚ _ਦਰਜ਼ੀ ਅਨੇਕ ਕਪੜੇ _ਕਟ _ਕੇ _ਸੁਟਦਾ ਹੈ।੧੫। 


ਦੀ ਸੈਨਾ ਉਤੇ ਜਾ _ਪਿਆ। ਮੂੰਹ ਅਗੇ ਢਾਲ ਦੇ ਕੇ ਅਤੇ (ਹੱਥ ਵਿਚ) ਤਲਵਾਰ ਲੈ ਕੇ 
ਲਲਕਾਰ _ਅਤੇ _ਵੰਗਾਰ _ਕੇ _(ਅਜਿਹੇ) ਵਾਰ ਕੀਤੇ ਕਿ _ਲਹੂ _ਨਾਲ ਦੈਂਤ ਲਾਲ ਹੋ ਗਏ। 
ਉਨ੍ਹਾਂ ਦੀ ਸੁੰਦਰਤਾ ਨੂੰ ਵੇਖ ਕੇ ਕਵੀ ਦੇ ਮਨ ਵਿਚ ਭਾਵ ਆਇਆ ਮਾਨੋ ਰਾਮਚੰਦੂ 
ਨੇ _ਜੰਗ ਜਿਤ _ਕੇ ਸਾਰਿਆਂ ਚਿੱਛਾਂ _ ਨੂੰ 


(ਕਈ ਯੋਧੇ) _ਰਣ-ਭੂਮੀ ਵਿਚ _ਘਾਇਲ ਘੁੰਮਦੇ ਅਤੇ 
ਕਰਾਹ _ਰਹੇ _ਹਨ। _(ਰਣ-ਭੂਮੀ) ਵਿਚ _ਧੜ _('ਕਬੰਧ”) ਦੌੜਦੇ ਫਿਰਦੇ ਹਨ 
ਡਰਪੋਕ _ਡਰ ਰਹੇ _ਹਨ। ਜਦੋਂ ਮਹਿਖਾਸੁਰ ਨੇ ਇਸ ਪ੍ਰਕਾਰ _ਦਾ 
(ਜੰਬੁਕ) _ਅਤੇ _ਗਿਰਝਾਂ (ਅਧਿਕ _ਖਾਧ-ਪਦਾਰਥ _ਮਿਲਣ _ ਕਾਰਨ) ਹੋ _ਗਈਆਂ। _ਸੁਰਮੇ 
ਲਹੂ ਦੇ ਹੜ੍ਹ _ਵਿਚ (ਪਏ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਸ਼ਰਾਬ _ਪੀ ਕੇ _ਮਤਵਾਲੇ ਪੈਰ 
ਪਸਾਰ _ਕੇ _ ਸੁੱਤੇ _ਪਏ _ ਹੋਣ।੧੭। 


ਯੁੱਧ 
ਖੁਸ਼ 


੧00 ਸ੍ਰੀ _ਦਸਮ-ਗ੍ਰੰਥ _ਸਾਹਿਬ 


ਜੁਧੁ ਕੀਓ _ਮਹਖਾਸੁਰ ਦਾਨਵ ਦੇਖਤ _ਭਾਨੁ _ਚਲੇ ਨਹੀ ਪੰਥਾ। 
ਸ੍ਰੋਨ ਸਮੂਹ ਚਲਿਓ ਲਖਿ ਕੈ ਚਤੁਰਾਨਨ ਭੂਲਿ ਗਏ ਸਭ ਗੂੰਥਾ। 
ਮਾਸ ਨਿਹਾਰ ਕੈ ਗ੍ਰਿਝ ਰੜੈ ਚਟਸਾਰ ਪੜੈ ਜਿਮੁ _ਬਾਰਕ ਸੰਥਾ। 
ਸਾਰਸੁਤੀ ਤਟਿ ਲੈ ਭਟ ਲੋਥ ਸ੍ਰੰਗਾਲ ਕਿ ਸਿਧ ਬਨਾਵ ਕੰਥਾ। ੧੮। 


?ਹਰਾ 
ਅਗਨਤ ਮਾਰੇ ਗਨੈ ਕੋ ਭਜੈ ਜੁ 
ਧਾਰਿ ਧਿਆਨ ਮਨ ਸਿਵਾ ਕੋ _ਤਕੀ ਪੁਰੀ ਕੈਲਾਸ। ੧੯। 
ਦੇਵਨ ਕੋ ਧਨੁ _ਧਾਮ ਸਭ _ਦੈਤਨ ਲੀਓ ਛਿਨਾਇ। 
ਦਏ ਕਾਢਿ ਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ। ੨0। 
ਕਿਤਕਿ ਦਿਵਸ ਬੀਤੇ ਤਹਾ ਨ੍ਰਾਵਨ ਨਿਕਸੀ ਦੇਵਿ। 
ਬਿਧਿ ਪੂਰਬ ਸਭ _ਦੇਵਤਨ ਕਰੀ ਦੇਵਿ ਕੀ ਸੇਵ। ੨੧। 


ਦਾ 


ਸੁਰ ਕਰਿ ਤ੍ਰਾਸ। 


ਨੰਖਤਾ 


ਕਰੀ ਹੈ _ਹਕੀਕਤਿ ਮਾਲੂਮ ਖੁਦ ਦੇਵੀ ਸੇਤੀ ਲੀਆ _ਮਹਖਾਸੁਰ ਹਮਾਰਾ _ਛੀਨ ਧਾਮ _ਹੈ। 
ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕਿ ਕਦੀਮ ਤਕਿ ਆਏ ਤੇਰੀ ਸਾਮ ਹੈ। 
ਦੀਜੈ ਬਾਜਿ ਦੇਸ ਹਮੈ ਮੇਟੀਐ ਕਲੇਸ ਲੇਸ ਕੀਜੀਏ ਅਭੇਸ ਉਨੈ ਬਡੋ ਯਹ ਕਾਮ ਹੈ। 

ਕੂਕਰ ਕੋ ਮਾਰਤ ਨ ਕੋਊ ਨਾਮ ਲੈ ਕੇ ਤਾਹਿ ਮਾਰਤ ਹੈ ਤਾਕੋ ਲੈ ਕੇ ਖਾਵੰਦ ਕੋ ਨਾਮ ਹੈ। ੨੨। 


ਦੰਹਰ” 
ਸੁਨਤ ਬਚਨ _ਏ ਚੈਡਿਕਾ ਮਨ ਮੈ ਉਠੀ ਰਿਸਾਇ। 
ਸਭ _ਦੈਤਨ ਕੋ _ਛੈ ਕਰਉ ਬਸਉ ਸਿਵਪੁਰੀ ਜਾਇ। ੨੩। 
ਦੈਤਨ ਕੇ ਬਧ ਕੋ ਜਬੈ ਚੰਡੀ ਕੀਓ ਪੁਕਾਸ। 
ਸਿੰਘ ਸੰਖ ਅਉ ਅਸਤ ਸਭ _ਸਸਤ੍ਹ ਆਇਗੇ ਪਾਸਿ। ੨੪। 


ਦਾਰੁਨ ਦੀਰਘੁ ਦਿਗਜ ਸੇ ਬਲਿ ਸਿੰਘਹਿ ਕੇ ਬਲ ਸਿੰਘ ਧਰੇ ਹੈ। 
ਰੋਮ ਮਨੋ ਸਰ ਕਾਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ। 
ਮੇਰ ਕੇ ਮਧਿ ਮਨੋ ਜਮਨਾ ਲਰਿ ਕੇਤਕੀ ਪੁੰਜ ਪੈ ਭ੍ਰਿੰਗ ਢਰੇ ਹੈ। 
ਮਾਨੋ ਮਹਾ ਪ੍ਰਿਥ ਲੈਕੇ ਕਮਾਨ ਸੁ ਭੂਧਰ ਭੂਮ ਤੇ ਨਿਆਰੇ” ਕਰੇ ਹੈ। ੨੬। 


੧. _“ਨਿਆਇ” 


ਮਹਿਖਾਸੁਰ ਦੈੱਤ ਦੇ ਕੀਤੇ ਯੁੱਧ ਨੂੰ _ਵੇਖ _ਕੇ ਸੂਰਜ _ਵੀ ਆਪਣਾ _ਰਸਤਾ ਭੂਲ 
ਗਿਆ। ਲਹੂ ਦੇ ਪ੍ਰਵਾਹ ਨੂੰ ਚਲਦਾ ਵੇਖ ਕੇ ਬ੍ਰਹਮਾ ਸਾਰੇ _ਵੇਦ _('ਗੁੰਥ`) ਭੁਲ _ਗਿਆ। 
ਨੂੰ ਵੇਖਕੇ ਗਿਰਝਾਂ _(ਇਸ _ ਤਰ੍ਹਾਂ ੱ 


ਅਣਗਿਣਤ (ਦੇਵਤੇ) ਮਾਰੇ _ਗਏ, _(ਉਨ੍ਹਾਂ ਨੂੰ) _ਕੌਣ ਗਿਣੇ? ਜਿਹੜੇ _ਦੇਵਤੇ _ਡਰ 
ਕੇ ਭਜੇ ਸਨ (ਉਨ੍ਹਾਂ ਨੇ) ਮਨ ਵਿਚ ਦੁਰਗਾ (“ਸਿਵਾ”) ਦਾ ਧਿਆਨ ਧਰ ਕੇ _ਕੈਲਾਸ਼-ਪੁਰੀ 
ਜਾ _ਤਕੀ।੧੯। ਦੇਵਤਿਆਂ ਦੇ ਸਾਰੇ ਧਨ ਅਤੇ ਧਾਮ ਨੂੰ ਦੈਂਤਾਂ ਨੇ ਖੋਹ _ਲਿਆ। (ਉਨ੍ਹਾਂ 
ਨੂੰ) ਸੁਅਰਗ ਵਿਚੋਂ _ਕਢ _ਦਿੱਤਾ ਅਤੇ _ਉਹ ਕੈਲਾਸ਼ ('ਸਿਵਪੁਰੀ”) ਵਿਚ ਰਹਿਣ _ਲਗੇ।੨0। 
(ਦੈਂਤਾਂ ਦੁਆਰਾ _ਭਜਾਏ ਹੋਏ) ਦੇਵਤਿਆਂ ਨੂੰ (ਸ਼ਿਵ ਪੁਰੀ ਵਿਚ ਕੁ 
ਬੀਤ _ਗਏ, (ਤਦੋਂ ਇਕ ਦਿਨ) ਇਸ਼ਨਾਨ ਕਰਨ ਲਈ ਦੇਵੀ (ਨਦੀ ਉਪਰ) ਆ ਨਿਕਲੀ। 
ਸਭ _ ਦੇਵਤਿਆਂ ਨੇ ਮਿਲ ਕੇ ਵਿਧੀ ਪੂਰਵਕ ਦੇਵੀ ਦੀ 
ਰੰਖਤਾ 

(ਦੇਵਤਿਆਂ ਨੇ) ਖੁਦ ਦੇਵੀ ਨੂੰ ਸਾਰੀ ਅਸਲੀਅਤ _ਦਸੀ _ਕਿ ਮਹਿਖਾਸੁਰ ਨੇ _ਸਾਡਾ 
ਘਰ ਖੋਹ ਲਿਆ ਹੈ। ਹੇ ਮਾਤਾ! ਓਹੀ ਗੌਲ ਕਰੋ ਜੋ ਤੁਹਾਨੂੰ ਚੰਗੀ ਲਗਦੀ _ਹੈ। (ਅਸੀਂ) 
ਸਾਰੇ (ਤੁਹਾਡੇ) ਮੁੱਢ _ਕਦੀਮ ਦੇ ਸੇਵਕ ਤੁਹਾਡੀ ਸ਼ਰਨ ਤਕ _ਕੇ ਆਏ ਹਾਂ। ਸਾਨੂੰ (ਸਾਡਾ) 
ਦੇਸ਼ ਅਤੇ _ਘਰ-ਬਾਰ _ਵਾਪਸ _ਕਰਾ ਦਿਉ ਅਤੇ ਕਲੇਸ਼ _ਮਿਟਾ ਦਿਉ ਅਤੇ ਉਨ੍ਹਾਂ (ਦੈਂਤਾਂ 
ਨੂੰ) ਬੇਹਾਲ (ਅਭੇਸ) ਕਰ ਦਿਉ, ਇਹੀ (ਸਾਡਾ) ਬਹੁਤ ਵੱਡਾ ਕੰਮ ਹੈ। ਕੁੱਤੇ ਨੂੰ ਮਾਰਦਿਆਂ 
ਕੋਈ ਉਸ ਦਾ ਨਾਂ ਨਹੀਂ ਲੈਂਦਾ ਸਗੋਂ ਉਸ ਨੂੰ ਮਾਰਦਿਆਂ (ਉਸ ਦੇ) ਮਾਲਕ ਦਾ ਨਾਂ ਲਿਆ 
ਜਾਂਦਾ _ਹੈ।੨੨। 
ਦੰਹਰ” 
ਮਨ ਆਖ 
ਸ਼ਿਵ- ਵਿਚ _ਵਸਾਂਗੀ।੨੩। ਦੈਂਤਾਂ ਨੂੰ ਮਾਰਨ _ਦੀ 
ਜਦੋਂ _ਚੰਡੀ ਨੇ _(ਪੁਤਿਗਿਆ) _ਪੁਗਟ ਕੀਤੀ (ਤਦੋਂ) ਸਿੰਘ, ਸੰਖ _ਅਤੇ ਹੋਰ ਸਾਰੇ _ਅਸਤੁ 


ਵਿਚ ਕ੍ਰੋਧਿਤ ਹੋ ਉਠੀ (ਅਤੇ _ਕਹਿਣ ਲਗੀ) 
ਪੁਰੀ 


ਜਨਮ _ਲਿਆ ਹੋਵੇ। _ਵੈਰੀਆਂ ਨੂੰ ਦੁਖ 
(ਦੇਵੀ ਦਾ ਵਾਹਨ) ਸ਼ੇਰ _ਦਿਗਜ (ਦਿਸ਼ਾਵਾਂ ਦੇ ਹਾਥੀ) ਜਿੰਨਾ ਭਿਆਨਕ _ਅਤੇ ਵਡੇ 
ਅਤੇ ਵਿਚ ਬਲ ਹੈ। (ਉਸ ਦੇ) ਵਾਲ ਮਾਨੋ 

ਉਤੇ _ਬ੍ਰਿਛ _ਖੜੋਤੇ _ਹੋਣ। (ਪਿਠ _ਉਤੇ _ਕਾਲੇ 


ਕਾਲ ਦੇ ਤੀਰ ਉਂ ਬੂ 

ਵਾਲਾਂ ਦੀ _ਲਕੀਰ ਇੰਜ ਪ੍ਰਤੀਤ ਹੁੰਦੀ ਹੈ) ਮਾਨੋ ਸੁਮੇਰ ਪਰਬਤ _ਵਿਚੋਂ __ਯਮਨਾ _ਦੀ _ਧਾਰ 
(ਨਿਕਲਦੀ ਹੋਵੇ) ਅਤੇ _ (ਸ਼ਰੀਰ _ਉਤੇ _ਕਾਲੇ _ਦਾਗ) _ਮਾਨੋ ਪੀਲੀ _ਚਮੇਲੀ ਦੇ ਫੁੱਲਾਂ ਦੇ 
ਗੁਛਿਆਂ ਉਤੇ ਭੌਰੇ _ਲਿਪਟੇ ਹੋਏ _ਹੋਣ। _(ਸ਼ੇਰ ਦੇ _ਸੁਡੌਲ ਅੰਗ _ਇੰਜ ਪ੍ਰਤੀਤ ਹੁੰਦੇ ਹਨ) 
ਮਾਨੋ ਮਹਾਰਾਜ _ਪ੍ਰਿਯੂ ਨੇ ਕਮਾਨ _ਲੈ ਕੇ _ਧਰਤੀ _ਉਤੇ _ਪਰਬਤ _ਵਖਰੇ _ਕਰ _ਕੇ ਰਖੇ 


੧0੧ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਘੰਟਾ ਗਦਾ ਤ੍ਰਿਸੂਲ ਅਸਿ ਸੰਖ _ਸਰਾਸਨ _ਬਾਨ। 
ਚਕ੍ਰ ਬਕ ਕਰ ਮੈ ਲੀਏ ਜਨੁ ਗ੍ਰੀਖਮ ਰਿਤੁ ਭਾਨੁ। ੨੭। 
ਚੰਡ ਕੋਪ ਕਰਿ ਚੰਡਿਕਾ ਏ ਆਯੁਧ ਕਰਿ ਲੀਨ। 
ਨਿਕਟਿ ਬਿਕਟਿ ਪੁਰ ਦੈਤ ਕੇ ਘੰਟਾ ਕੀ ਧੁਨਿ ਕੀਨ। ੨੮। 


ਸੁਨਿ ਘੰਟਾ ਕੇਹਰਿ ਸਬਦਿ ਅਸੁਰਨ ਅਸਿ ਰਨ ਲੀਨ। 
ਚੜੇ ਕੋਪ ਕੈ ਜੂਥ ਹੁਇ ਜਤਨ ਜੁਧ ਕੋ _ਕੀਨ। ੨੯। 
ਪੈਤਾਲੀਸ ਪਦਮ ਅਸੁਰ _ਸਜ੍ਯੋ ਕਟਕ _ਚਤੁਰੈਗਿ। 
ਕਛੁ ਬਾਏ ਕਛੁ ਦਾਹਨੈ ਕਛੁ ਭਟ ਨ੍ਰਿਪ ਕੇ ਸੈਗਿ। ੩0। 
ਭਏ ਇਕਠੇ ਦਲ ਪਦਮ ਦਸ ਪੰਦੂਹ ਅਰੁ _ਬੀਸ। 
ਪੰਦੂਹ ਕੀਨੇ ਦਾਹਨੇ ਦਸ _ਬਾਏ _ਸੈਗਿ _ਬੀਸ। ੩੧ 
ਨੰਗਾ 
ਦਉਰ ਸਬੈ ਇਕ ਬਾਰ ਹੀ ਦੈਤ ਸੁ ਆਏ ਹੈ ਚੰਡ ਕੇ ਸਾਮੁਹੇ ਕਾਰੇ। 
ਲੈ ਕਰਿ ਬਾਨ ਕਮਾਨਨ ਤਾਨਿ ਘਨੇ ਅਰੁ ਕੋਪ ਸੋ ਸਿੰਘ ਪ੍ਰਹਾਰੇ। 
ਚੰਡ _ਸੰਭਾਰਿ ਤਬੈ ਕਰਵਾਰ _ਹਕਾਰ ਕੈ ਸਤਰ ਸਮੂਹ ਨਿਵਾਰੇ। 
ਖਾਂਡਵ ਜਾਰਨ ਕੋ ਅਗਨੀ ਤਿਹ ਪਾਰਥ ਨੈ ਜਨੁ ਮੇਘ ਬਿਡਾਰੇ। ੩੨। 
ਦੰਹਰ” 
ਦੈਤ ਕੋਪ ਇਕ ਸਾਮੁਹੇ ਗਇਓ ਤੁਰੰਗਮ _ਡਾਰਿ। 
ਸਨਮੁਖ ਦੇਵੀ ਕੇ ਭਇਓ ਸਲਭ ਦੀਪ _ਅਨੁਹਾਰ। _੩੩। 
ਸ਼ੰਯਾ 


ਦੱ 


ਬੀਰ ਬਲੀ ਸਿਰਦਾਰ ਦੈਈਤ ਸੁ ਕ੍ਰੋਧ ਕੈ _ਮਿਯਾਨ ਤੇ ਖਗੁ _ਨਿਕਾਰਿਓ। 
ਏਕ ਦਇਓ ਤਨਿ ਚੰਡ ਪ੍ਰਚੰਡ ਕੈ ਦੂਸਰ ਕੇਹਰਿ ਕੇ ਸਿਰ ਝਾਰਿਓ। 

ਚੰਡ ਸੰਭਾਰਿ ਤਬੈ ਬਲੁ ਧਾਰਿ ਲਇਓ ਗਹਿ ਨਾਰਿ ਧਰਾ ਪਰ ਮਾਰਿਓ। 
ਜਿਉ ਧੁਬੀਆ ਸਰਤਾ ਤਟਿ ਜਾਇ ਕੇ ਲੈ ਪਟ ਕੋ ਪਟ ਸਾਥ ਪਛਾਰਿਓ। ੩੪। 


ਦੰਹਰ” 
ਦੇਵੀ ਮਾਰਿਓ ਦੈਤ ਇਉ ਲਰਿਓ ਜੁ ਸਨਮੁਖ ਆਇ। 
ਪੁਨਿ ਸਤ੍ਰਨਿ ਕੀ ਸੈਨ ਮੈ ਧਸੀ ਸੁ ਸੰਖ ਬਜਾਇ। ੩੫। 


ਹਯਾ 


ਲੈਕਰਿ ਚੋਡਿ ਕੁਵੰਡ ਪ੍ਰਚੰਡ ਮਹਾ ਬਰਬੰਡ ਤਬੈ ਇਹ ਕੀਨੋ। 

ਏਕ ਹੀ ਬਾਰ ਨਿਹਾਰਿ ਹਕਾਰਿ ਸੁਧਾਰਿ ਬਿਦਾਰ ਸਭੈ ਦਲ ਦੀਨੋ। 
ਦੈਤ ਘਨੇ ਰਨ ਮਾਹਿ ਹਨੇ ਲਖਿ ਸ੍ਰੋਨ ਸਨੇ ਕਵਿ ਇਉ ਮਨੁ ਚੀਨੋ। 
ਜਿਉ ਖਗਰਾਜ ਬਡੋ _ਅਹਿਰਾਜ ਸਮਾਜ ਕੇ _ਕਾਟਿ ਕਤਾ ਕਰਿ ਲੀਨੋ। ੩੬। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੧ 


ਦੰਹਣਾ 

(ਚੰਡੀ ਨੇ) ਘੰਟਾ, ਗਦਾ, ਤ੍ਰਿਸ਼ੂਲ, ਤਲਵਾਰ, ਸੰਖ, _ਕਮਾਨ, _ਬਾਣ _ਅਤੇ ਭਿਆਨਕ 
ਚੱਕਰ _(ਆਦਿ ਸ਼ਸਤ੍ਰ _ਅਤੇ ਅਸਤ) ਆਪਣੇ ਹੱਥਾਂ ਵਿਚ ਫੜ ਲਏ ਹਨ ਅਤੇ (ਉਸ ਦਾ 
ਸਰੂਪ ਇਤਨਾ _ ਪ੍ਰਚੰਡ ਪ੍ਰਤੀਤ ਹੋਣ ਲਗਿਆ ਹੈ) _ਮਾਨੋ _ਗਰਮੀ _ਦੀ ਰੁਤ _ਦਾ ਸੂਰਜ 


ਹੋਵੇ।੨੭। ਪ੍ਰਚੰਡ ਕ੍ਰੋਧ ਕਰਕੇ _ਚੰਡੀ ਨੇ ਇਨ੍ਹਾਂ ਹਥਿਆਰਾਂ ਨੂੰ ਆਪਣੇ ਹੱਥ _ਵਿਚ _ਲਿਆ 


ਅਤੇ _ਭਿਆਨਕ _ਦੈੱਤ ਦੇ ਨਗਰ ਦੇ ਨੇੜੇ ਜਾ ਕੇ ਘੰਟੇ ਦੀ ਆਵਾਜ਼ _ਕੀਤੀ।੨੮। 
ਘੰਟੇ ਅਤੇ ਸ਼ੇਰ ਦੇ (ਦਹਾੜਨ ਦੇ) ਸ਼ਬਦ ਸੁਣ ਕੇ ਦੈਂਤਾਂ ਨੇ ਰਣ ਵਿਚ ਤਲਵਾਰਾਂ 
ਖਿਚ _ਲਈਆਂ। ਕ੍ਰੋਧਵਵਾਨ ਹੋਕੇ (ਸਾਰੇ ਦੈਂਤ) ਇਕੱਠੇ ਹੋ ਗਏ ਅਤੇ ਯੁੱਧ _ਦੀ ਵਿਵਸਥਾ 


ਕੁਝ _ਖਬੇ, ਕੁਝ _ਸਜੇ ਅਤੇ ਕੁਝ _ਮਹਿਖਾਸੁਰ (ਯੋਧਿਆਂ ਦੇ ਰਾਜੇ) ਦੇ ਨਾਲ (ਚੜ੍ਹੇ _ਹਨ)।੩0। 


ਦਸ, ਪੰਦੂਹ ਅਤੇ ਵੀਹ _ਪਦਮਾਂ ਦੇ ਹਨ (ਜਿਨ੍ਹਾਂ ਵਿਚੋਂ) ਪੰਦੂਹ ਸਜੇ ਵਲ, 
ਵੀਹ (ਦੈਂਤਾਂ ਦੇ ਰਾਜੇ ਨੇ ਆਪਣੇ _ਨਾਲ _ਰਖੇ)।੩੧। 
ਦੈਂਤ 


ਤੋ ਕੰ 
ਕੈ 


ਰਤ 


ਦੰਹਰਾ 
ਇਕ ਦੈੱਤ ਕ੍ਰੋਧਵਾਨ ਹੋ ਕੇ ਘੋੜਾ _ਦੌੜਾਉਂਦਿਆਂ (ਦੇਵੀ ਦੇ) ਸਾਹਮਣੇ ਗਿਆ ਜਿਵੇਂ 

ਦੀਪਕ _ਦੇ _ ਸਾਹਮਣੇ _ ਪਤੰਗਾ _ਜਾਂਦਾ _ਹੈ।੩੩। 

ਨੰਗਾ 


੩ 
ਰੇ 
0] 
ਪ੍ਰ 
੬ 
00 
62 


ਅਤੇ 

ਚੰਡੀ ਨੇ ਹੱਥ ਵਿਚ ਪੁਚੰਡ ਅਤੇ ਪ੍ਰਬਲ ਕਮਾਨ (ਕੁਵੰਡ) ਲੈ ਕੇ ਇਹ ਕੀਤਾ 
ਲਲਕਾਰਾ ਮਾਰ ਕੇ (ਵੈਰੀ ਦੇ) ਸਾਰੇ ਦਲ ਨੂੰ ਖਧੇੜ 
ਵਿਚਾਰਿਆ ਜਿਵੇਂ ਗਰੂੜ _(ਖਗ ਰਾਜ) ਨੇ ਸੱਪਾਂ ਦੇ ਸਮੂਹ 
ਟੋਟੇ ਟੋਟੇ ਕਰ ਦਿੱਤਾ _ਹੈ।੩੬। 


ਨ 
ਨੋ ਕੋ 


੧0੨ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਦੇਵੀ ਮਾਰੇ ਦੈਤ ਬਹੁ ਪ੍ਰਬਲ ਨਿਬਲ ਸੇ _ਕੀਨ। 
ਸਸਤ੍ਰ ਧਾਰਿ ਕਰਿ ਕਰਨ ਮੈਂ ਚਮੂੰ ਚਾਲ ਕਰਿ ਦੀਨ। ੩੭। 
ਭਜੀ _ਚਮੂ _ਮਹਖਾਸੁਰੀ ਤਕੀ ਸਰਨਿ _ਨਿਜ _ਈਸ। 
ਧਾਇ ਜਾਇ ਤਿਨ ਇਉ ਕਹਿਓ ਹਨਿਓ ਪਦਮ ਭਟ ਬੀਸ। ੩੮। 
ਸੁਨਿ ਮਹਖਾਸੁਰ ਮੂੜ ਮਤਿ ਮਨ ਮੈ ਉਠਿਓ ਰਿਸਾਇ। 
ਆਗਿਆ ਦੀਨੀ ਸੈਨ ਕੋ ਘੇਰੋਂ ਦੇਵੀ ਜਾਇ। ੩੯। 

ਨੰਗਾ 
ਬਾਤ ਸੁਨੀ ਪਭ ਕੀ ਸਭ ਸੈਨਹਿ ਸੂਰ ਮਿਲੇ ਇਕੁ ਮੌਤ ਕਰਿਓ ਹੈ। 
ਜਾਇ ਪਰੇ ਚਹੂੰ ਓਰ ਤੇ ਧਾਇਕੈ ਠਾਟ ਇਹੈ ਮਨ ਮਧਿ ਕਰਿਓ ਹੈ। 
ਮਾਰ ਹੀ ਮਾਰ ਪੁਕਾਰ ਪਰੇ ਅਸਿ ਲੈ ਕਰਿ ਮੈ ਦਲੂ ਇਉ ਬਿਹਰਿਓ ਹੈ। 
ਘੇਰਿ ਲਈ ਚਹੂੰ ਓਰ ਤੇ ਚੰਡਿ ਸੁ ਚੰਦ ਮਨੋ ਪਰਵੇਖ ਪਰਿਓ ਹੈ। ੪0। 


ਦੇਖਿ ਚਮੂੰ ਮਹਖਾਸੁਰ ਕੀ ਕਰਿ ਚੰਡ ਕੁਵੰਡ ਪ੍ਰਚੰਡ ਧਰਿਓ ਹੈ। 

ਦਛਨ _ਬਾਮ _ਚਲਾਇ _ਘਨੇ ਸਰ ਕੋਪ ਭਯਾਨਕ ਜੁਧੁ ਕਰਿਓ ਹੈ। 

ਭੰਜਨ ਭੇ ਅਰਿ ਕੇ ਤਨ ਤੇ ਛੁਟ ਸੂਉਨ ਸਮੂਹ ਧਰਾਨਿ ਪਰਿਓ ਹੈ। 
ਆਠਵੋ ਸਿੰਧੁ ਪਚਾਯੋ _ਹੁਤੋ ਮਨੋ ਯਾ ਰਨ ਮੈ ਬਿਧਿ ਨੇ ਉਗਰਿਓ ਹੈ। ੪੧। 


ਦੰਹਰ” 
ਕੋਪ ਭਈ ਅਰਿ ਦਲ ਬਿਖੈ ਚੰਡੀ ਚਕ੍ਰ ਸੈਭਾਰਿ। 
ਏਕ ਮਾਰਿ ਕੈ ਦੈ ਕੀਏ ਦੂੈ ਤੇ ਕੀਨੇ ਚਾਰ। ੪੨। 
ਨੰਗਾ 
ਇਹ ਭਾਤਿ ਕੋ ਜੁਧੁ ਕਰਿਓ ਸੁਨਿ ਕੈ ਕਵਲਾਸ ਮੈ ਧਿਆਨ ਛੁਟਿਓ ਹਰਿਕਾ। 
ਪੁਨਿ ਚੰਡ _ਸੰਭਾਰ ਉਭਾਰ ਗਦਾ ਧੁਨਿ ਸੰਖ ਬਜਾਇ ਕਰਿਓ _ਖਰਕਾ। 
ਸਿਰ ਸਤ੍ੂਨਿ ਕੇ ਪਰ ਚਕ੍ਰ ਪਰਿਓ ਛੁਟਿ ਐਸੇ ਬਹਿਓ ਕਰਿ ਕੇ ਬਰਕਾ। 
ਜਨੁ ਖੇਲ ਕੋ _ਸਰਤਾ ਤਟਿ ਜਾਇ ਚਲਾਵਤ ਹੈ ਛਿਛਲੀ ਲਰਕਾ। _੪੩। 


ਦੰਹਰ” 
ਦੇਖ _ਚਮੂੰ _ਮਹਿਖਾਸੁਰੀ ਦੇਵੀ _ਬਲਹਿ ਸੰਭਾਰਿ। 
ਕਛੁ ਸਿੰਘਹਿ ਕਛੁ ਚਕ ਸੋ ਡਾਰੇ ਸਭੈ ਸੈਘਾਰਿ। ੪੪। 
ਇਕ ਭਾਜੈ ਨ੍ਰਿਪ ਪੈ ਗਏ ਕਹਿਓ ਹਤੀ ਸਭ _ਸੈਨ। 
ਇਉ ਸੁਨਿ ਕੈ ਕੋਪਿਓ ਅਸੁਰ ਚੜਿ ਆਇਓ ਰਨ ਐਨ। ੪੫। 


(ਦੇਵੀ ਨੇ ਸਾਡੇ) ਵੀਹ ਪਦਮ _ਸੂਰਮੇ _ਮਾਰ ਦਿੱਤੇ ਹਨ।੩੮। (ਇਹ) 
ਮਤ ਵਾਲਾ ਮਹਿਖਾਸੁਰ ਮਨ ਵਿਚ ਕ੍ਰੋਧ ਕਰ ਕੇ ਉਠਿਆ। (ਉਸ ਨੇ) ਸੈਨਾ 
ਹੁਕਮ ਦਿੱਤਾ ਕਿ ਜਾ ਕੇ ਦੇਵੀ ਨੂੰ ਘੇਰ ਲਵੋ।੩੯। 


ਨੇ _ ਆਪਣੇ ਸੁਆਮੀ (ਮਹਿਖਾਸੁਰ) _ਦੀ _ ਗੱਲ ਸੁਣੀ ਅਤੇ _ ਸਾਰੇ 

ਸੂਰਮਿਆਂ ਨੇ _ਮਿਲ _ਕੇ ਇਕ ਸਲਾਹ _ਕੀਤੀ। (ਉਨ੍ਹਾਂ) ਮਨ ਵਿਚ ਇਹ ਦ੍ਰਿੜ੍ਹ _ਨਿਰਣਾ 

ਧਾ ਕੇ (ਦੇਵੀ ਉਤੇ) ਜਾ ਪਈਏ। (ਬਸ ਫਿਰ) ਹੱਥ ਵਿਚ 

ਤਲਵਾਰਾਂ ਲੈ ਕੇ “ਮਾਰ ਲੌ, ਮਾਰ ਲੌ” ਪੁਕਾਰਦੀ ਹੋਈ (ਦੈਂਤ) ਸੈਨਾ ਇਉਂ ਵਿਚਰਨ ਲਗੀ 

ਚੰਡੀ ਨੂੰ ਘੇਰ ਲਿਆ ਮਾਨੋ ਚੰਦੂਮਾ ਨੂੰ ਪਰਵਾਰ ਪਿਆ ਹੋਵੇ।੪0। 

ਮਹਿਖਾਸੁਰ ਦੀ ਸੈਨਾ ਨੂੰ ਵੇਖ ਕੇ ਚੰਡੀ ਨੇ ਹੱਥ ਵਿਚ ਮਜ਼ਬੂਤ _ਧਨੁਸ਼ ਧਾਰਨ ਕਰ 

ਲਿਆ। (ਚੰਡੀ ਨੇ) ਸਜੇ ਅਤੇ ਖਬੇ ਹੱਥ _ਨਾਲ ਬਹੁਤ ਤੀਰ ਚਲਾ ਕੇ ਕ੍ਰੋਧ ਨਾਲ ਭਿਆਨਕ 

ਯੁੱਧ _ਕੀਤਾ। ਵੈਰੀਆਂ ਦੇ ਸ਼ਰੀਰਾਂ ਦੇ ਵਿੰਨ੍ਹੇ ਜਾਣ ਤੇ (ਉਨ੍ਹਾਂ ਵਿਚੋਂ ਨਿਕਲਿਆ) ਲਹੂ _ਸਾਰੀ 

ਧਰਤੀ _ਉਤੇ _ਆਣ ਪਿਆ ਮਾਨੋ _ਵਿਧਾਤਾ ਨੇ ਜੋ ਅੱਠਵਾਂ _ਸਮੁੰਦਰ _(ਆਪਣੇ _ ਅੰਦਰ) 
ਪਚਾਇਆ _ ਹੋਇਆ _ ਸੀ, _ਉਹ _ਇਸ ਯੁੱਧ ਵਿਚ _ਉਗਲ _ ਦਿੱਤਾ _ਹੋਵੇ।੪੧। 

ਦੰਹਰਾ 
ਵੈਰੀਆਂ ਦੇ ਦਲ ਵਿਚ ਕ੍ਰੋਧਿਤ ਹੋਈ ਚੰਡੀ ਨੇ ਚੌਕਰ ਨੂੰ ਧਾਰਨ ਕੀਤਾ ਅਤੇ ਇਕ 


ਤੋਂ ਦੋ ਅਤੇ ਦੋ ਤੋਂ ਚਾਰ (ਵੈਰੀਆਂ ਦੇ) ਟੋਟੇ ਕਰ ਦਿੱਤੇ।੪੨। 
ਨੰਗਾ 

ਇਸ ਪੁਕਾਰ ਦੇ ਕੀਤੇ ਯੁੱਧ (ਦੀ ਗੱਲ) ਸੁਣ ਕੇ ਕੈਲਾਸ਼ ਵਿਚ ਸ਼ਿਵ ਦਾ ਧਿਆਨ 
ਛੁਟ _ਗਿਆ। ਫਿਰ ਚੰਡੀ ਨੇ ਗਦਾ ਸੰਭਾਲ ਕੇ ਉਭਾਰਿਆ ਅਤੇ ਸੰਖ _ਦੀ ਧੁਨ ਵਜਾ ਕੇ 
ਗਰਜਨ _ਕੀਤੀ। _ ਵੈਰੀਆਂ ਦੇ ਸਿਰ ਉਤੇ _ਹੌਥ _ਦੇ ਜ਼ੋਰ _ਨਾਲ ਚਲਾਇਆ _ ਚੱਕਰ _ਇਸ 
ਤਰ੍ਹਾਂ ਛੁਟ ਕੇ ਪਿਆ ਮਾਨੋ ਨਦੀ _ਦੇ ਕੰਢੇ _ਖੇਡਣ ਲਈ _ ਬਾਲਕ _ਠੀਕਰੀ ਚਲਾਉਂਦਾ 
ਹੌਵੇ।੪੩। 
ਦੰਹਰ” 

ਮਹਿਖਾਸੁਰ ਦੀ ਫੌਜ ਨੂੰ ਵੇਖ ਕੇ ਦੇਵੀ ਨੇ (ਆਪਣੇ) ਬਲ ਨੂੰ ਸੰਭਾਲਿਆ ਅਤੇ 
ਕੁਝ ਸ਼ੇਰ ਰਾਹੀਂ ਅਤੇ ਕੁਝ _ਚੌਂਕਰ _ਨਾਲ _ਸਭ ਨੂੰ ਮਾਰ _ਦਿੱਤਾ।੪੪। ਕੁਝ (ਸੈਨਿਕ) ਭਜ 
ਕੇ ਰਾਜੇ (ਮਹਿਖਾਸੁਰ) ਕੋਲ ਗਏ ਅਤੇ _ਕਿਹਾ ਕਿ ਸਾਰੀ ਸੈਨਾ ਮਾਰੀ ਗਈ _ਹੈ। ਇਹ 
ਸੁਣ ਕੇ ਦੈਂਤ _ਕ੍ਰੋਧਵਾਨ ਹੋਇਆ _ਅਤੇ _ਰਣ-ਭੂਮੀ _ਵਿਚ ਚੜ੍ਹ _ਕੇ ਆ ਗਿਆ।੪੫। 


੧0੩ 


ਜੂਝ ਪਰੀ ਸਭ ਸੈਨ ਲਖੀ ਜਬ ਤੌ ਮਹਖਾਸੁਰ _ਖਗ _ਸੰਭਾਰਿਓ। 

ਚੋਡਿ ਪ੍ਰਚੰਡ ਕੇ ਸਾਮੁਹਿ ਜਾਇ ਭਇਆਨਕ _ਭਾਲਕ ਜਿਉ _ਭਭਕਾਰਿਓ। 
ਮੁਗਦਰੁ ਲੈ ਅਪਨੇ ਕਰਿ ਚੈਡਿ ਸੁ ਕੈ ਬਰਿ ਤਾ ਤਨ ਊਪਰਿ ਡਾਰਿਓ। 
ਜਿਉਂ ਹਨੂਮਾਨ ਉਖਾਰਿ ਪਹਾਰ ਕੋ _ਰਾਵਨ ਕੇ ਉਰ _ਭੀਤਰ _ਮਾਰਿਓ। ੪੬। 


ਫੇਰ ਸਰਾਸਨ ਕੋ ਗਹਿ ਕੈ ਕਰਿ ਬੀਰ ਹਨੇ ਤਿਨ ਪਾਨਿ ਨ ਮੰਗੇ। 
ਘਾਇਲ ਘੂਮ ਪਰੇ ਰਨ ਮਾਹਿ ਕਰਾਹਤ ਹੈ ਗਿਰ ਸੇ ਗਜ ਲੰਗੇ। 
ਸੂਰਨ ਕੇ ਤਨ ਕਉਚਨ ਸਾਥਿ ਪਰੇ ਧਰਿ ਭਾਉ ਉਠੇ ਤਹ ਚੰਗੇ। 
ਜਾਨੋ ਦਵਾ ਬਨ ਮਾਝ _ਲਗੇ ਤਹ _ਕੀਟਨ ਭਛ ਕੌ _ਦਉਰੇ ਭੁਜੈਗੇ। ੪੭। 


ਕੋਪ ਭਰੀ ਰਨਿ ਚੰਡਿ ਪੁਚੰਡ ਸੁ ਪ੍ਰੇਰ ਕੇ ਸਿੰਘ ਧਸੀ ਰਨ ਮੈ। 

ਕਰਵਾਰ ਲੈ ਲਾਲ ਕੀਏ _ਅਰਿ ਖੇਤਿ ਲਗੀ _ਬੜਵਾਨਲ ਜਿਉ ਬਨ ਮੈ। 
ਤਬ ਘੇਰਿ ਲਈ ਚਹੂੰ ਓਰ ਤੇ ਦੈਤਨ ਇਉਂ ਉਪਮਾ ਉਪਜੀ ਮਨ ਮੈ। 
ਮਨੁ ਤੇ ਤਨੁ ਤੇਜੁ ਚਲਿਓ ਜਗਮਾਤ ਕੋ _ਦਾਮਨਿ ਜਾਨ ਚਲੇ ਘਨ ਮੈ। ੪੮। 


ਤਹ ਸੁਉਨਤ ਸਿੰਧੂ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ। 
ਜਗਮਾਤ ਪੁਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ। 
ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਿਨਿ ਜਿਉ ਦੁਰਗਾ ਦਮਕੈ। ੫0। 


ਦੰਹਰਾ 
ਜਬ _ਮਹਖਾਸੁਰ _ਮਾਰਿਓ ਸਬ _ਦੈਤਨ ਕੋ ਰਾਜ। 
ਤਬ _ਕਾਇਰ ਭਾਜੇ ਸਬੈ _ਛਾਡਿਓ ਸਕਲ _ਸਮਾਜ। _੫੧। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੩ 


ਜਦ ਮਹਿਖਾਸੁਰ _ਨੇ _(ਆਪਣੀ) ਸਾਰੀ _ ਸੈਨਾ ਨੂੰ ਜੂਝ 
ਖੰਡਾ ਫੜ ਲਿਆ ਅਤੇ ਪ੍ਰਚੰਡ ਚੰਡੀ ਦੇ ਸਾਹਮਣੇ ਜਾ ਕੇ 
ਮਾਰਨ _ਲਗਿਆ। _ਚੰਡੀ ਨੇ ਹੱਥ _ਵਿਚ _ਮੁਗਦਰ _ਲੈ ਕੇ _ਬਲ-ਪੂਰਵਕ 
ਉਤੇ (ਇਉਂ) ਸੁਟਿਆ ਜਿਉਂ ਹਨੂਮਾਨ ਨੇ ਪਹਾੜ _ਨੂੰ _ਉਖਾੜ 
ਮਾਰਿਆ _ਸੀ।੪੬। 

ਫਿਰ (ਚੰਡੀ ਨੇ) ਧਨੁਸ਼ ਹੱਥ ਵਿਚ ਫੜ ਕੇ (ਜਿਨ੍ਹਾਂ) ਸੂਰਵੀਰਾਂ ਨੂੰ 


ਨੂੰ ਪਲੀ -ਵੀ- ਨੰ ਮੰਗਿਆ ਜ਼ਖਮੀ (ਜ8) ਘਰੀ -ਖੰਦੇ ਚੋ ਬੰਸ-ਵ 
ਸਨ ਅਤੇ ਪਰਬਤਾਂ ਜਿੰਨੇ ਵੱਡੇ _ਹਾਥੀ ਲੰ ਕੇ 
ਉਤੇ ਕੇ 


ਹਰ 888 


ਉਡ 

ਤੋ 5 % 

4 

ਆ ਤੈਂ. 

ਕੈ ' ਜੂੰ 
੧੬੧੪੨ &ਦਤੈਂ4 
ਡੇ ਪੰ ਤੋ & 


ਪੈਦਾ ਹੋਏ, ਮਾਨੋ ਬਨ ਵਿਚ _ਅੱਗ _ਲਗ 


ਤਹ 
£ 
ਉਇ 
ਹੈ 
ਰ[ '% 
| 
ਤੇ 


ਉਹ ਹੈਂ 


ਜਦੋਂ ਪ੍ਰਚੰਡ ਚੰਡੀ ਨੇ ਹੱਥ ਵਿਚ ਤਲਵਾਰ ਧਾਰਨ ਕੀਤੀ ਤਾਂ (ਮਹਿਖਾਸੁਰ ਦੀ) 
ਹੂੰ ਹੋ ਗਈ। ਦੈੱਤ (ਅਸਲੋਂ) ਮਰ ਨਹੀਂ ਰਹੇ ਸਨ (ਸਗੋਂ) ਬਹੁਤ ਰੂਪ 
ਕੇ ਪਰਾਕੂਮ _ਵਿਚ ਰੁਚਿਤ ਸਨ), ਤਦੋਂ ਬਲਵਾਨ (ਚੰਡੀ) ਨੇ _ਅਤਿ ਅਧਿਕ 
ਨੂੰ _ਸੰਜੋਇਆ ਅਤੇ (ਆਪਣੇ) ਹੱਥ _ਨਾਲ _ਚੱਕਰ _ਚਲਾ ਦਿੱਤਾ ਜਿਸ ਨੇ ਵੈਰੀ ਨੂੰ 
ਕੇ ਉਸ ਦਾ ਸਿਰ (ਧੜ ਤੋਂ) ਵਖਰਾ ਕਰ ਦਿੱਤਾ। (ਉਸ ਦੇ) ਲਹੂ ਦੀ ਧਾਰ ਆਕਾਸ਼ 


8333 ੩ ਕ੍ਰ 
੬2 
ਕੇ, 
& 


(ਇਉਂ) ਚਲੀ _ਮਾਨੋ _ਪਰਸ਼ੁਰਾਮ _ਨੇ _ ਸੂਰਜ _ ਨੂੰ _ਜਲਾਂਜਲੀ _ਦਿੱਤੀ _ਹੋਵੇ।੪੯। 
ਮਹਾ ਪ੍ਰਚੰਡ (ਚੰਡੀ) ਨੇ _ਪਰਾਕ੍ਰਮ _ਕਰ ਕੇ ਯੁੱਧ _ਵਿਚ _ਸਾਰਿਆਂ ਯੋਧਿਆਂ ਨੂੰ ਮਾਰ 
। ਉੱਥੇ ਧਰਤੀ _ਉਤੇ ਲਹੂ _ਦਾ ਸਮੁੰਦਰ ਬਣ _ਗਿਆ ਅਤੇ ਤਲਵਾਰ _ਦੀ ਧਮਕ _ਨਾਲ 
ਹੀ (ਦੈਂਤਾਂ ਦੇ) ਸਮੂਹ _ਡਿਗ _ਪਏ। _ਜਗਤ _ਮਾਤਾ _(ਚੰਡੀ) _ਦੇ ਪ੍ਰਤਾਪ _ਨਾਲ _ਦੇਵਤਿਆਂ 
ਦਾ ਸੰਕਟ (ਤਾਪ) ਨਸ਼ਟ ਹੋ __ਗਿਆ ਅਤੇ ਦੈਂਤਾਂ ਦੀ ਸੈਨਾ _ਜਮ-ਲੋਕ _ਨੂੰ ਚਲੀ _ਗਈ। 
ਫਿਰ ਦੁਰਗਾ _ਦੇਵੀ _ਵੈਰੀਆਂ ਦੇ ਦਲ ਰੂਪੀ ਬਦਲ _ ਵਿਚ _ ਬਿਜਲੀ _ਵਾਂਗ _ਦਮਕਣ 
ਲਗੀ।੫0। 


ਹੂ 


ਦੰਹਣਾ 
ਜਦੋਂ ਸਾਰਿਆਂ ਦੈਂਤਾਂ ਦਾ ਰਾਜਾ ਮਹਿਖਾਸੁਰ ਮਾਰਿਆ _ਗਿਆ _ਤਦੋ' ਸਾਰੇ _ਕਾਇਰ 
(ਦੈਂਤ) _ਸਭ ਕੁਝ _ਛਡ _ਛਡਾ ਕੇ ਭਜ ਗਏ।੫੧। 


੧0੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਇੰਦੂ ਦੀਨੋ ਰਾਜ ਬਲੁ _ਆਪਨੋ ਸੋ_ਧਾਰਿ _ਕੈ। 

ਦੇਸ ਦੇਸ ਕੇ ਨਰੇਸ ਡਾਰੈ ਹੈ ਸੁਰੇਸ ਪਾਇ 
ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ। 
ਈਹਾ ਭਈ ਗੁਪਤਿ ਪ੍ਰਗਟਿ ਜਾਇ ਤਹਾ ਭਈ 
ਜਹਾ ਬੈਠੇ ਹਰਿ ਹਰਿਅੰਬਰਿ ਕੋ _ਡਾਰਿ ਕੈ। ੫੨। 

/ਇਤ ਸੂ ਨਆਰਕੰਡੇ ਪੁਰਾਨ ਨੰ ਝੰਡੀ _ਲਾਰੇੜ੍ਹਾ ਕੰਤ _/ਲਸ਼ _ਮਹਲਾਲੁਰਾ _ਲਗ/ਹਾ 
ਨਨ ਟਤਆ _/ਨਆ/ਏ _ਗਘਤਮ ਸਤ ਨਭ# _ਸਤ/ __੨/ 
ਦੰਹਰਾ 
ਲੋਪ ਚੰਡਕਾ ਹੋਇ ਗਈ ਸੁਰਪਤਿ ਕੌ ਦੇ ਰਾਜ। 
ਦਾਨਵ ਮਾਰਿ ਅਭੇਖ ਕਰਿ ਕੀਨੇ ਸੰਤਨ _ਕਾਜ। _੫੩। 


੩੩ 


ਸੂਲਾਂ 
ਯਾਤੇ ਪ੍ਰਸੰਨ ਭਏ ਹੈ ਮਹਾ ਮੁਨ ਦੇਵਨ ਕੇ ਤਪ ਮੈ ਸੁਖ ਪਾਵੈ। 
ਜਗ੍ਯ _ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈ। 
ਝਾਲਰ ਤਾਲ ਮਿਰਿਦੰਗ ਉਪੰਗ ਰਬਾਬ _ਲੀਏ ਸੁਰ _ਸਾਜ _ਮਿਲਾਵੈ। 
ਕਿੰਨਰ ਗੰਧ੍ਰਬ _ਗਾਨ _ਕਰੈ _ਗਨਿ _ਜਛ _ਅਪਛਰ _ਨਿਰਤ _ਦਿਖਾਵੈ। _੫੪। 


ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ _ਬਰਖਾਵੈ। 
ਆਰਤੀ ਕੋਟਿ ਕਰੈ ਸੁਰ ਸੁੰਦਰਿ ਪੇਖ ਪੁਰੰਦਰ ਕੇ ਬਲਿ ਜਾਵੈ। 
ਦਾਨਤ _ਦਛਨ” ਦੈ ਕੈ ਪੁਦਛਨ ਭਾਲ ਮੈ ਕੁੰਕਮ _ਅਛਤ _ਲਾਵੈ। 
ਹੋਤ ਕੁਲਾਹਲ _ਦੇਵਪੁਰੀ ਮਿਲ _ਦੇਵਨ ਕੇ _ਕੁਲਿ ਮੰਗਲ _ਗਾਵੈ। ੫੫। 


ਦੰਹਰ” 
ਐਸੇ ਚੰਡ ਪ੍ਰਤਾਪ ਤੇ _ਦੇਵਨ _ਬਢਿਓ ਪ੍ਰਤਾਪ। 
ਤੀਨ ਲੋਕ ਜੈ ਜੈ ਕਰੈ ਰਰੈ ਨਾਮੁ ਸਤਿ ਜਾਪ। ੫੬। 
ਇਸੀ ਭਾਤਿ ਸੋ ਦੇਵਤਨ ਰਾਜ ਕੀਯੋ ਸੁਖ _ਮਾਨਿ। 
ਬਹੁਰ _ਸੁੰਭ ਨੈਸੁੰਭ ਦੁਇ ਦੈਤ ਬਡੇ _ਬਲਿਵਾਨ। ੫੭। 


ਇੰਦੂ ਲੋਕ ਕੇ ਰਾਜ ਹਿਤ ਚੜਿ ਧਾਏ ਨ੍ਰਿਪ ਸੁੰਭ। 
ਸੈਨਾ ਚਤੁਰੰਗਨਿ ਰਚੀ ਪਾਇਕ _ਰਥ_ਹੈ ਕੁੰਭ। ੫੮। 


% 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੪ 


ਕਾ/ਬੱਤਾ 

ਦੁਪਹਿਰ ਦੇ ਸੂਰਜ ਵਾਂਗ ਕ੍ਰੋਧਵਾਨ ਮੰਨੇ ਜਾਣ ਵਾਲੇ ਮਹਾਬਲੀ ਦੈਤ 
(ਮਹਿਖਾਸੁਰ) ਨੂੰ ਦੇਵੀ ਨੇ ਦੇਵਤਿਆਂ ਦੇ _ਹਿਤ (ਕਾਰਜ) ਲਈ _ਮਾਰ _ਦਿੱਤਾ। _ਹੋਰ (ਬਾਕੀ 
ਰਹਿੰਦੀ ਦੈਂਤ) ਸੈਨਾ (ਇੰਜ) ਭਜ ਗਈ ਜਿਵੇਂ ਪਵਨ ਨਾਲ ਬਦਲ _ਭਜ _ਜਾਂਦੇ ਹਨ (ਖਿੰਡ 
ਜਾਂਦੇ ਹਨ) ਅਤੇ (ਦੇਵੀ ਨੇ) ਆਪਣੇ _ਬਲ _ਨਾਲ ਇੰਦਰ ਨੂੰ ਰਾਜ _ਦਿੱਤਾ। ਦੇਸ਼-ਦੇਸ਼ਾਂਤਰਾਂ 
ਰਾਜਿਆਂ ਨੂੰ ਇੰਦਰ _ਦੇ _ਚਰਨੀ ਪਾ ਦਿੱਤਾ _ਅਤੇ _ਸਾਰਿਆਂ ਦੇਵਤਿਆਂ _ਨਾਲ _ਸਲਾਹ 


ਦੇ 
ਕਰ ਕੇ ਇੰਦਰ ਨੂੰ _ਰਾਜ-ਤਿਲਕ _ਦਿੱਤਾ। ਇਥੋਂ (ਦੇਵੀ) ਗੁਪਤ ਹੋ ਗਈ ਅਤੇ ਉਥੇ ਜਾ 
ਕੇ ਪੁਗਟ ਹੋਈ ਜਿਥੇ ਸ਼ਿਵ ਸ਼ੇਰ ਦੀ ਖਲ੍ਹ _(ਹਰਿ-ਅੰਬਰ) ਨੂੰ ਵਿਛਾ ਕੇ _ਬੈਠਾ _ਸੀ।੫੨। 

ਨੰ _ਆਰਕੰਡੇ ਘਰਾਣ ਦੇ ਨੰ ਲੰਡੀੰ ਲਾਠਤੂ ਇਕਾਂਤ /ਠੈਲਲਸ਼ _(ਪੁਸੰਨ) ਦੇ __9#ਹਕਾਲ਼ਰ 
ਫਧ” ਨਾਂ ਵਾਲੇ ਦੁਜੇ %9%ਨ/ਏ ਦੀ _ਅ#੫ਤੀ ਸਭ ਲਭ _ਹੰ/>/ 
ਦੰਹਰਾ 

ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ। (ਚੰਡੀ ਨੇ) ਦੈਂਤਾਂ ਨੂੰ ਮਾਰ ਕੇ ਬੇਹਾਲ 
ਕੀਤਾ _ ਅਤੇ _ ਸੰਤਾਂ _(ਦੀ ਰਖਿਆ _ਦਾ) ਕਾਰਜ _ ਕੀਤਾ।੫੩। 
ਨੰਗਾ 

(ਦੈਂਤਾਂ ਦੇ ਨਸ਼ਟ ਹੋ ਜਾਣ ਨਾਲ) _ਵਡੇ _ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ 
ਦੇਵਤਿਆਂ ਦੇ _ਤੇਜ-ਪੁਤਾਪ _ਵਿਚ _ਸੁਖ ਪ੍ਰਾਪਤ _ਕਰਨ _ਲਗੇ _ਹਨ। _ (ਕਈ) _ਯੌਂਗ _ ਕਰਦੇ 
ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ 
(ਹਰਿ _ਵਿਚ) ਧਿਆਨ _ ਲਗਾਉਂਦੇ _ਹਨ। (ਦੇਵਤੇ) ਘੰਟੇ, ਛੈਣੇਂ, _ਮਿਰਦੰਗ, _ਉਪੰਗ _(ਇਕ 
ਪ੍ਰਕਾਰ ਦਾ ਵਾਜਾ), ਰਬਾਬ ਆਦਿ ਜਿਤ ਦੇ ਸਾਜ਼ਾਂ ਨੂੰ ਲੈ ਕੇ ਇਕ-ਸੁਰ ਕਰਦੇ _ਹਨ। 


ਕਰਕੇ _ਵਿਖਾ ਰਹੀਆਂ _ ਹਨ।੫੪। 

ਸੌਖਾਂ ਅਤੇ ਘੰਟਿਆਂ ਦੀ ਗੁੰਜਾਰ ਕਰ ਕੇ ਫੁਲਾਂ ਦੀ ਬਰਖਾ 
ਹੀ) ਸੁੰਦਰ ਦੇਵਤੇ ਆਰਤੀ ਕਰ _ਰਹੇ _ਹਨ ਅਤੇ ਇੰਦਰ ਨੂੰ 
ਹਨ। (ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰ ਦਖਣਾ ਕਰਦੇ ਹੋਏ ਇੰਦਰ 
ਅਤੇ _ਚਾਵਲਾਂ _(ਦਾ _ਤਿਲਕ) ਲਗਾਉਂਦੇ _ਹਨ। _(ਇਸ ਤਰ੍ਹਾਂ) ਦੇਵਤਿਆਂ ਦੀ 
ਧੁੰਮ ਧੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾਂ ਮਿਲ ਕੇ _ਮੰਗਲਮਈ ਗੀਤ 
ਹਨ।੫੫। 


ਕਰ 
ਵੇਖ 
ਦੇ ਮੱਥੇ ਉਤੇ 


ਦੰਹਰਾ 


ਲੋਕ ਦੇਵੀ _ਦੀ _ਜੈ-ਜੈ-ਕਾਰ ਕਰਦੇ ਹੋਏ _(ਮਾਰਕੰਡੇਯ ਪੁਰਾਣ” ਦੀ) _ਸੱਤਸਈ (ਵਿਚਲੇ) 
ਨਾਂਵਾਂ (ਦੇ _ਸਤੋਤਹ _ਦਾ) _ਜਾਪ _ਕਰਨ _ਲਗੇ।੫੬। _ਇਸ ਤਰ੍ਹਾਂ ਦੇਵਤਿਆਂ ਨੇ ਰਾਜ _ਕੀਤਾ 
ਅਤੇ ਸੁਖ _ਮਾਣਿਆ। ਫਿਰ _ਸੁੰਭ-ਨਿਸੁੰਭ (ਨਾਂ ਵਾਲੇ) ਦੋ ਵਡੇ _ਬਲਵਾਨ ਦੈਂਤ (ਪੈਦਾ ਹੋ 
ਗਏ)।੫੭। 

ਇੰਦਰ-ਲੋਕ ਦਾ ਰਾਜ ਪ੍ਰਾਪਤ _ਕਰਨ ਲਈ ਰਾਜਾ _ਸੁੰਭ _ਪੈਦਲ, ਰਥ _ਅਤੇ _ਹਾਥੀਆਂ 
ਵਾਲੀ _ਚਤੁਰੰਗਣੀ _ਸੈਨਾ _ਸਜਾ _ਕੇ ਚੜ੍ਹ _ਆਇਆ।੫੮। 


੧0੫ 


ਸੀ _ਦਸਮ-ਗ੍ਰੰਥ _ਸਾਹਿਬ 


੩੩ 


ਸ਼ੰਯਾ 
ਬਾਜਤ ਡੰਕ ਪੁਰੀ ਧੁਨ ਕਾਨਿ ਸੁ ਸੈਕਿ ਪੁਰੰਦਰ ਸੂੰਦਤ ਪਉਰੈ। 
ਸੂਰ ਮੈ ਨਾਹਿ ਰਹੀ ਦੁਤਿ ਦੇਖਿ ਕੇ ਜੁਧ ਕੋ ਦੈਤ ਭਏ ਇਕ ਠਉਰੈ। 
ਕਾਂਪ ਸਮੁੰਦੁ ਉਠੇ ਸਿਗਰੇ ਬਹੁ _ਭਾਰ ਭਈ ਧਰਨੀ ਗਤਿ ਅਉਰੈ। 
ਮੇਰੂ ਹਲਿਓ ਦਹਲਿਓ ਸੁਰ ਲੋਕ ਜਬੈ ਦਲ ਸੁੰਭ ਨਿਸੁੰਭ ਕੇ ਦਉਰੈ। ੫੯। 


ਦੰਹਰਾ 
ਦੇਵ ਸਭੈ ਮਿਲਿ ਕੇ ਤਬੈ ਗਏ ਸਕ ਪਹਿ ਧਾਇ। 
ਕਹਿਓ ਦੈਤ ਆਏ ਪੁਬਲ ਕੀਜੈ ਕਹਾ ਉਪਾਇ। ੬0। 
ਸੁਨਿ _ਕੋਪਿਓ ਸੁਰਪਾਲ ਤਬ ਕੀਨੋ ਜੁਧ _ਉਪਾਇ। 
ਸੇਖ ਦੇਵ ਗਨ ਜੇ ਹੁਤੇ ਤੇ ਸਭ ਲੀਏ ਬੁਲਾਇ। ੬੧। 


ਸ਼ੰਯਾ 
ਭੂਮਿ ਕੋ ਭਾਰ ਉਤਾਰਨ ਕੋ ਜਗਦੀਸ _ਬਿਚਾਰ ਕੈ ਜੁਧੁ ਠਟਾ। 
ਗਰਜੈ ਮਦਮਤ ਕਰੀ ਬਦਰਾ _ਬਗ _ਪੰਤਿ ਲਸੈ ਜਨ _ਦੰਤ ਗਟਾ। 
ਪਹਰੈ _ਤਨਤ੍ਰਾਨ ਫਿਰੈ ਤਹ ਬੀਰ ਲੀਏ ਬਰਛੀ ਕਰਿ ਬਿਜੁ _ਛਟਾ। 


ਦਲ ਦੈਤਨ ਕੋ ਅਰਿ ਦੇਵਨ ਪੈ ਉਮਡਿਓ ਮਾਨੋ ਘੋਰ ਘਮੰਡ _ਘਟਾ। ੬੨। 


ਦੰਹਰ” 
ਸਗਲ ਦੈਤ ਇਕਠੇ ਭਏ ਕਰਿਯੋ ਜੁਧ ਕੋ _ਸਾਜ। 
ਅਮਰਪੁਰੀ ਮਹਿ ਜਾਇਕੈ ਘੇਰਿ ਲੀਓ ਸੁਰ _ਰਾਜ। ੬੩। 
ਨੰਗਾ 
ਖੋਲਿ ਕੈ ਦੁਆਰਾ ਕਿਵਾਰ ਸਭੈ ਨਿਕਸੀ ਅਸੁਰਾਰਿ ਕੀ ਸੈਨ _ਚਲੀ। 
ਰਨ ਮੈ ਤਬ ਆਨਿ ਇਕਤ੍ਰ ਭਏ ਲਖਿ ਸਤ ਕੀ ਪਤ੍ਰਿ ਜਿਉ ਸੈਨ ਹਲੀ। 
ਦੂਮ ਦੀਰਘ ਜਿਉ ਗਜ ਬਾਜ ਹਲੇ ਰਥ ਪਾਇਕ ਜਿਉ ਫਲ ਫੂਲ ਕਲੀ। 
ਦਲ ਸੁੰਭ ਕੋ ਮੇਘ ਬਿਡਾਰਨ ਕੋ _ਨਿਕਸਿਉ ਮਘਵਾ ਮਾਨੋ ਪਉਨ _ਬਲੀ। ੬੪। 


ਇਹ ਕੋਪ ਪੁਰੰਦਰ ਦੇਵ ਚੜੇ ਉਤ ਜੁਧ ਕੋ ਸੁੰਭ ਚੜੇ ਰਨ ਮੈ। 
ਕਰ ਬਾਨ ਕਮਾਨ ਕ੍ਰਿਪਾਨ ਗਦਾ ਪਹਿਰੇ ਤਨ ਤ੍ਰਾਨ ਤਬੈ ਤਨ ਮੈ। 


ਚੰਡੀ _ਚਰਿਤੂ _ (ਉਕਤਿ _ ਬਿਲਾਸ) ੧0੫ 


(ਦੈਂਤਾਂ ਦੀ ਫ਼ੌਜ ਦੇ) ਡੰਕੇ ਦੇ ਵਜਣ ਦੀ ਆਵਾਜ਼ ਜਦ ਇੰਦਰ ਦੇ ਕੰਨ 
ਪਈ ਤਾਂ ਉਸ ਨੇ ਸ਼ੰਕਾਵਾਨ ਹੋ ਕੇ (ਇੰਦਰਪੁਰੀ) ਦੇ ਦਰਵਾਜ਼ੇ _ਬੰਦ _ਕਰ _ਲਏ। 
ਨੂੰ ਯੁੱਧ ਲਈ ਇਕ ਥਾਂ ਇਕੱਠੇ ਹੋਇਆਂ ਵੇਖ _ਕੇ ਸੂਰਜ ਵਿਚਲੀ ਜੋਤਿ _ਵੀ _ਛੀਣ 
ਗਈ (ਅਰਥਾਤ ਦੈਂਤਾਂ ਦੇ ਇਕੱਠੇ ਹੋਣ ਨਾਲ ਉਠੀ ਧੂੜ ਨੇ ਸੂਰਜ ਦੀ ਰੌਸ਼ਨੀ ਨੂੰ 
ਦਿੱਤਾ।) ਸਾਰੇ ਸਮੁੰਦਰ ਕੰਬਣ _ਲਗ ਗਏ ਅਤੇ ਬਹੁਤੇ _ਭਾਰ ਕਾਰਨ ਧਰਤੀ _ਦੀ ਹਾਲਤ 
ਵੀ ਹੋਰ ਜਿਹੀ ਹੋ _ਗਈ। ਸੁਮੇਰ ਪਰਬਤ _ਹਿਲ ਗਿਆ, ਇੰਦਰ ਲੋਕ ਸਹਿਮ ਗਿਆ ਜਦੋਂ 
ਸੁੰਭ-ਨਿਸੁੰਭ _ਦੀ _ਸਾਰੀ ਫ਼ੌਜ _ਨੇ ਚੜ੍ਹਾਈ _ਕਰ _ਦਿੱਤੀ।੫੯। 
ਦੰਹਰ” 

ਤਦ ਸਾਰੇ ਦੇਵਤੇ ਮਿਲ ਕੇ ਇੰਦਰ (ਸਕ) ਕੋਲ ਗਏ ਅਤੇ ਕਿਹਾ ਕਿ ਪੁਬਲ 
ਦੈਂਤ ਚੜ੍ਹ _ਆਏ ਹਨ, (ਉਨ੍ਹਾਂ ਤੋਂ ਬਚਣ ਦਾ) ਕੋਈ _ਉਪਾ _ਕਰੋ।੬0। (ਇਹ _ਗੌਲ) ਸੁਣ 
ਕੇ ਇੰਦਰ ਕ੍ਰੋਧਵਾਨ ਹੋਇਆ ਅਤੇ ਤਦੋਂ ਹੀ ਯੁੱਧ _ਦਾ _ਉਪਾ _ਕੀਤਾ। (ਜਿਤਨੇ ਹੋਰ) ਬਾਕੀ 
ਦੇਵ-ਸਮੂਹ _ ਸਨ, _ ਉਨ੍ਹਾਂ ਸਾਰਿਆਂ ਨੂੰ ਬੁਲਾ _ਲਿਆ।੬੧। 


ਪੰ ੫ ਪੱ ਗਰ 


ਅੰਗਾਂ 

ਭੂਮੀ _ਦਾ _ਭਾਰ _ਉਤਾਰਨ _ਲਈ _ਜਗਤ _ਦੇ ਈਸ਼ਵਰ _ਨੇ _ਵਿਚਾਰ-ਪੂਰਵਕ _ਯੁੱਧ 
ਦਾ ਸਾਂਗ _ਬਣਾਇਆ। _ਮਦ (ਸ਼ਰਾਬ) _ਦੀ ਮਸਤੀ ਵਿਚ ਹਾਥੀ _ਬਦਲਾਂ _ਵਾਂਗ _ਗਜਦੇ _ਹਨ 
ਅਤੇ ਉਨ੍ਹਾਂ ਦੇ ਦੰਦ (ਇੰਜ ਲਗਦੇ _ਸਨ) ਮਾਨੋ _ਬਗਲਿਆਂ _ਦੀਆਂ ਕਤਾਰਾਂ ਚਮਕ _ਰਹੀਆਂ 
ਹੋਣ। ਉਥੇ _ਕਵਚ-ਧਾਰੀ _ਸੂਰਵੀਰ ਹੱਥ _ਵਿਚ _ਬਰਛੇ _ਧਾਰਨ _ਕੀਤੇ ਹੋਇਆਂ (ਇੰਜ) ਫਿਰਦੇ 
ਹਨ (ਮਾਨੋ) ਬਿਜਲੀ ਦੀ _ਲਿਸ਼ਕ ਪੈ ਰਹੀ ਹੋਵੇ। ਦੈਂਤਾਂ ਦਾ ਦਲ ਆਪਣੇ ਵੈਰੀ ਦੇਵਤਿਆਂ 
ਉਤੇ (ਇੰਜ) _ਉਮਡ _ਪਿਆ ਮਾਨੋ ਘੋਰ ਕਾਲੀ _ਘਟਾ _(ਛਾ _ਗਈ) _ਹੋਵੇ।੬੨। 
ਦੰਹਰਾ 

ਸਾਰੇ ਦੈਂਤਾਂ ਨੇ ਇਕੱਠੇ ਹੋਂ ਕੇ ਯੁੱਧ ਦਾ ਵਿਧਾਨ ਕੀਤਾ ਅਤੇ _ ਅਮਰਪੁਰੀ 
(ਇੰਦਰਪੁਰੀ) ਵਿਚ _ਜਾ _ਕੇ ਇੰਦਰ ਨੂੰ _ਘੇਰ _ਲਿਆ।੬੩। 


੩੩ 


ਸ਼ੰਯਾ 

ਸਾਰਿਆਂ ਦਰਵਾਜ਼ਿਆਂ ਦੇ ਬੂਹੇ ਖੋਲ੍ਹ _ਕੇ _ਦੇਵਤਿਆਂ _ਦੀ _ਸੈਨਾ ਨਿਕਲ _ਕੇ _ਚਲ 
ਪਈ। _ਤਦ (ਉਹ ਸਾਰੇ) ਯੁੱਧ-ਭੂਮੀ ਵਿਚ ਆ ਕੇ ਇਕੱਠੇ ਹੋ ਗਏ। (ਉਨ੍ਹਾਂ ਨੂੰ ਆਇਆਂ) 
ਵੇਖ ਕੇ ਵੈਰੀਆਂ (ਦੈਂਤਾਂ) ਦੀ ਸੈਨਾ _(ਪਿੰਪਲ ਦੇ) _ਪੌਤਰ ਵਾਂਗ _ਡੁਲਾਇਮਾਨ ਹੋ __ਗਈ। 
ਹਾਥੀ _ਵਡਿਆਂ ਦਰਖਤਾਂ ਵਾਂਗ, ਘੋੜੇ _ਫਲਾਂ ਵਾਂਗ, _ਰਥ ਫੁਲਾਂ ਵਾਂਗ _ਅਤੇ ਪੈਦਲ ਸਿਪਾਹੀ 
ਕਲੀਆਂ _ਵਾਂਗ _ਹਿਲਣ ਲਗ __ਗਏ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁੰਭ _ਦੇ _ਸੈਨਾ ਰੂਪੀ 
ਬਦਲ _ ਨੂੰ _ਖਿੰਡਾਉਣ ਲਈ _ ਇੰਦਰ _ ਰੂਪੀ ਤੇਜ਼ _ਹਵਾ _ਚਲੀ _ ਹੋਵੇ।੬੪। 


ਇਧਰੋਂ' ਕ੍ਰੋਧਵਾਨ ਹੋਕੇ ਇੰਦਰ ਅਤੇ _ਹੋਰ ਦੇਵਤੇ ਚੜ੍ਹੇ ਅਤੇ _ਉਧਰੋਂ'_ ਯੁੱਧ _ਲਈ 
ਸੁੰਭ _ਰਣ-ਭੂਮੀ ਵਿਚ ਆ ਜੰਮਿਆ। ਉਦੋਂ (ਸਾਰਿਆਂ ਨੇ) ਹੱਥ ਵਿਚ _ਤੀਰ-ਕਮਾਨ, ਕ੍ਰਿਪਾਨ, 
ਗਦਾ (ਫੜੇ ਹੋਏ ਸਨ) ਅਤੇ ਸ਼ਰੀਰ ਉਤੇ ਕਵਚ _ (ਤਨ-ਤ੍ਰਾਨ”) _ਧਾਰਨ ਕੀਤੇ _ਹੋਏ _ਸਨ। 
ਤਦ ਦੋਹਾਂ ਪਾਸਿਆਂ ਤੋਂ ਮਾਰੋ ਮਾਰ _ਮੌਚ ਗਈ ਅਤੇ ਸੂਰਮਿਆਂ ਦੇ ਮਨ ਵਿਚ ਕਿਸੇ ਪ੍ਰਕਾਰ 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਮਾਰ ਮਚੀ ਦੁਹੁੰ ਓਰਨ ਤੇ ਨ ਰਹਿਓ ਭੂਮ ਸੂਰਨ ਕੇ ਮਨ ਮੈ। 
ਬਹੁ ਜੰਬੁਕ ਗ੍ਰਿਝ ਚਲੈ ਸੁਨਿ ਕੈ ਅਤਿ ਮੋਦ ਬਢਿਓ ਸਿਵ ਕੇ ਗਨ ਮੈ। ੬੫। 


ਰਾਜ ਪੁਰੰਦਰ ਕੋਪ ਕੀਓ ਇਤਿ ਜੁਧ ਕੋ ਦੈਤ ਜੁਰੇ ਉਤ ਕੈਸੇ। 
ਸਿਆਮ ਘਟਾ ਘੁਮਰੀ ਘਨ ਘੋਰ ਕੈ ਘੇਰਿ ਲੀਓ ਹਰਿ ਕੋ ਰਵਿ ਤੈਸੇ। 
ਸਕ ਕਮਾਨ ਕੇ ਬਾਨ ਲਗੇ ਸਰ ਫੋਕ ਲਸੈ ਅਰਿ ਕੇ ਉਰਿ ਐਸੇ। 
ਮਾਨੋ _ਪਹਾਰ ਕਰਾਰ ਮੈ ਚੋਂਚ ਪਸਾਰਿ ਰਹੇ ਸਿਸੁ ਸਾਰਕ ਜੈਸੇ। ੬੬। 


ਬਾਨ ਲਗੇ ਲਖ ਸੁੰਭ ਦਈਤ ਧਸੇ ਰਨ ਲੈ ਕਰਵਾਰਨ ਕੋ। 

ਰੰਗਭੂਮਿ ਮੈ ਸਤਰ _ਗਿਰਾਇ ਦਏ ਬਹੁ ਸੂਉਨ ਬਹਿਓ ਅਸੁਰਾਨ ਕੋ। 
ਪੁਗਟੇ ਗਨ ਜੰਬੁਕ ਗ੍ਰਿਝ _ਪਿਸਾਚ ਸੁ ਯੌ ਰਨ _ਭਾਤਿ ਪੁਕਾਰਨ ਕੋ। 
ਸੁ ਮਨੋ ਭਟ ਸਾਰਸੁਤੀ ਤਟਿ ਨਾਤ ਹੈ ਪੂਰਬ ਪਾਪ ਉਤਾਰਨ ਕੋ। ੬੭। 


ਜੁਧ ਨਿਸੁੰਭ ਭਇਆਨ ਰਚਿਓ ਅਸ ਆਗੇ ਨ ਦਾਨਵ ਕਾਹੂ ਕਰਿਓ ਹੈ। 
ਲੋਥਨ ਊਪਰਿ ਲੋਥ ਪਰੀ ਤਹ _ਗੀਧ ਸਿਰੰਗਾਲਨਿ ਮਾਸੁ ਚਰਿਓ ਹੈ। 
ਗੂਦ ਬਹੈ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਧਰਾਨਿ ਪਰਿਓ ਹੈ। 
ਮਾਨਹੁ ਜਟਾਧਰ ਕੀ ਜਟ ਤੇ ਜਨੁ ਰੋਸ ਕੈ ਗੰਗ ਕੋ ਨੀਰ ਢਰਿਓ ਹੈ। ੬੮। 


ਬਾਰ ਸਿਵਾਰ ਭਏ ਤਿਹ ਠਉਰ ਸੁ ਫੇਨ ਜਿਉ ਛਤਰ ਫਿਰੇ ਤਰਤਾ। 
ਕਰ _ਅੰਗੁਲਕਾ ਸਫਰੀ _ਤਲਫੈ ਕੁਜ _ਕਾਟਿ ਭੁਜੰਗ ਕਰੇ _ਕਰਤਾ। 
ਹਯ ਨਕ੍ਹ ਧੁਜਾ ਦੂਮ ਸੂਉਣਤ ਨੀਰ ਮੈ ਚਕੂ ਜਿਉ ਚਕ੍ਰ ਫਿਰੈ ਗਰਤਾ। 
ਤਬ ਸੁੰਭ ਨਿਸੁੰਭ ਦੁਹੁੰ ਮਿਲਿ ਦਾਨਵ ਮਾਰ ਕਰੀ _ਰਨ_ਮੈ _ਸਰਤਾ। ੬੯। 


ਦੰਹਰਾ 


ਹਾਰੈ 
ਦੀਨੋ ਇੰਦੂ ਭਜਾਇ ਕੈ ਮਹਾ ਪ੍ਰਬਲ ਦਲ _ਸਾਜਿ। ੭0। 


ੜ੍‌ 


ਹਯਾ 


ਛੀਨ ਭੰਡਾਰ ਲਇਓ ਹੈ ਕੁਥੇਰ ਤੇ ਸੇਸਹੁੰ ਤੇ ਮਨਿ ਮਾਲ ਛੁਡਾਈ। 
ਜੀਤ ਲੁਕੇਸ ਦਿਨੇਸ _ਨਿਸੇਸ _ਗਨੇਸ" ਜਲੇਸ ਦੀਓ ਹੈ ਭਜਾਈ। 
ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ। 
ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ। ੭੧। 


ਚੰਡੀ ਚਰਿਤਰ _(ਉਕਤਿ ਬਿਲਾਸ) ੧0੬ 


ਦਾ ਕੋਈ ਭਰਮ ਨ ਰਿਹਾ। (ਯੁੱਧ _ਛਿੜਨ ਦੀ ਗੱਲ) ਸੁਣ ਕੇ ਬਹੁਤ ਸਾਰੇ _ਗਿਦੜ _ਅਤੇ 
ਗਿਰਝਾਂ (ਮਾਸ _ਭੱਛਣ ਲਈ) ਤੁਰ ਪਈਆਂ ਅਤੇ ਸ਼ਿਵ-ਗਣਾਂ ਦੇ ਮਨ ਵਿਚ ਵੀ ਪ੍ਰਸੰਨਤਾ 
ਦੀ ਲਹਿਰ ਦੌੜ _ਗਈ।੬੫। 

ਇਧਰੋਂ ਰਾਜਾ ਇੰਦਰ ਨੇ ਕ੍ਰੋਧ ਕੀਤਾ ਅਤੇ _ਉਧਰੋ' ਯੁੱਧ _ਲਈ ਦੈਂਤ ਕਿਵੇਂ ਜੁੜੇ? 
ਜਿਵੇਂ _ਘਨਘੋਰ _ਕਾਲੀਆਂ _ਘਟਾਵਾਂ ਨੇ _ਘੁਮੇਰੀ ਪਾ ਕੇ ਇੰਦਰ ਰੂਪੀ ਸੂਰਜ _(ਦੇ ਰਥ) ਨੂੰ 
ਘੋਰ _ਲਿਆ _ਹੋਵੇ। ਇੰਦਰ ਦੇ _ਧਨੁਸ਼ ਤੋਂ ਨਿਕਲੇ ਹੋਏ ਤੀਰਾਂ ਦੇ _ਬਾਗੜੇ (ਪਿਛਲੇ ਹਿੱਸੇ) 
ਵੈਰੀਆਂ ਦੀਆਂ _ ਛਾਤੀਆਂ _ਵਿਚ _ਇੰਜ _ਚਮਕ _ਰਹੇ ਹਨ ਮਾਨੋ ਪਹਾੜ _ਦੀ _ਦਰਾੜ ਵਿਚੋਂ 
ਮੈਨਾ _(ਸਾਰਕ) _ਦੇ _ਬੌਂਚੇ _ਜਿਵੇਂ `ਚੁੰਜਾਂ _ਪਸਾਰ _ਰਹੇ _ਹੋਣ।੬੬। 


ਨੂ 

ਰਣ-ਭੂਮੀ _ਵਿਚ ਵੈਰੀਆਂ _ਨੂੰ _ਡਿਗਾ _ਦਿੱਤਾ _ਅਤੇ _ਦੇਵਤਿਆਂ _ਦਾ ਬਹੁਤ _ਖੂਨ _ ਵਗਿਆ। 
ਵਿਚ _ਗਣ, _ਗਿਦੜ, ਗਿਰਝਾਂ ਤੇ _ਪਿਸਾਚ ਸ਼ੋਰ ਪਾਣ ਲਈ _ਇਸ ਤਰ੍ਹਾਂ ਪ੍ਰਗਟ 

ਗਏ ਮਾਨੋ ਸੂਰਮੇ _(ਪਿਛਲਿਆਂ ਜਨਮਾਂ _ਦੇ) ਪਾਪਾਂ ਨੂੰ ਉਤਾਰਨ ਲਈ ਸਰਸਵਤੀ (ਨਦੀ) 

ਕੰਢੇ _ਉਤੇ ਇਸ਼ਨਾਨ _ਕਰ _ ਰਹੇ _ਹੋਣ।੬੭। 


ਉਸ ਥਾੰ (ਸੂਰਮਿਆਂ ਵਾਲ) ਕਾਈ ('ਸਿਵਾਰ”) ਵਾਂਗ ਅਤੇ (ਸੂਰਮਿਆਂ ਦੇ) ਛਤ 
ਫਿਰਦੇ _ਸਨ। _ ਹੱਥਾਂ _ਦੀਆਂ ਉਂਗਲਾਂ ਮੱਛੀਆਂ ਦੇ ਰੂਪ _ਵਿਚ _ਤੜਪਦੀਆਂ 
ਹੋਈਆਂ ਕਰਤਾ ਨੇ ਸੌਪਾਂ ਦਾ 


(ਉਸ ਯੁੱਧ _ਵਿਚ) ਦੇਵਤੇ _ਹਾਰ ਗਏ ਅਤੇ ਦੈਂਤ ਜਿਤ _ਗਏ ਅਤੇ (ਉਨ੍ਹਾਂ _ ਨੇ 
ਦੇਵਤਿਆਂ _ਦਾ) ਸਾਰਾ _ਸਾਮਾਨ _ਹਥਿਆ _ਲਿਆ। _ (ਦੈਂਤਾਂ ਨੇ) ਮਹਾਨ _ ਸ਼ਕਤੀਸ਼ਾਲੀ ਦਲ 
ਸਾਜ _ਕੇ ਇੰਦਰ ਨੂੰ ਭਜਾ _ਦਿੱਤਾ।੭0। 
ਨੰਗਾ 

(ਦੈਂਤਾਂ ਨੇ) ਕੁਬੇਰ ਤੋਂ ਖਜ਼ਾਨਾ ਲੁਟ ਲਿਆ ਅਤੇ ਸ਼ੇਸ਼-ਨਾਗ ਤੋਂ _ਮਣੀਆਂ ਦੀ ਮਾਲਾ 
ਖੋਹ _ਲਈ। ਬ੍ਰਹਮਾ ('ਲੁਕੇਸ”), ਸੂਰਜ, ਚੰਦ੍ਰਮਾ _('ਨਿਸੇਸ”), ਗਣੇਸ਼ ਅਤੇ _ਵਰੁਣ ਨੂੰ ਜਿਤ 
ਕੇ ਭਜਾ ਦਿੱਤਾ। (ਉਨ੍ਹਾਂ ਨੇ) ਤਿੰਨੋਂ ਲੋਕ (ਜਿਤ ਕੇ) ਆਪਣੇ ਵਸ ਵਿਚ ਕਰ ਲਏ ਅਤੇ 
(ਉਥੇ) _ਹਕੂਮਤ _ ਕਰਨ _ਲਈ _ਦੈੱਤ-ਸਰਦਾਰ _ਭੇਜ _ਦਿੱਤੇ। _ਉਹ _ਸਾਰੇ _ਦੇਵਤਿਆਂ ਦੇ 
ਠਨਿਕਾਣਿਆਂ ਵਿਚ ਜਾ ਵਸੇ ਅਤੇ ਉਨ੍ਹਾਂ `ਨੇ _ਸੁੰਭ _ਨਿਸੁੰਭ _ਦੀ ਦੁਹਾਈ _ਫਿਰਾ__ਦਿੱਤੀ।੭੧। 


੧0੭ ਸ੍ਰੀ _ਦਸਮ-ਗ੍ਰੰਥ _ਸਾਹਿਬ 


ਖੇਤ 
ਇਹੈ ਬਿਚਾਰਿਓ ਮਨ ਬਿਖੈ ਲੇਹੁ ਸਿਵਾ ਤੇ ਰਾਜ। ੭੨। 


ਸੰਯਾ 
ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ। 
ਭੇਸ ਬੁਰੇ ਤਹਾ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤੁਸੇ ਹੈ। 
ਹਾਲ _ਬਿਹਾਲ ਮਹਾ _ਬ਼ਿਕਰਾਲ ਸੰਭਾਲ ਨਹੀ ਜਨੁ _ਕਾਲ ਗੂਸੇ ਹੈ। 
ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨਿ ਧਸੇ ਹੈ। ੭੩। 


ਕਾਨ ਸੁਨੀ ਧੁਨਿ ਦੇਵਨ ਕੀ ਸਭ _ਦਾਨਵ ਮਾਰਨ ਕੋ ਪੁਨ _ਕੀਨੋ। 
ਹੁਇ ਕੈ ਪੁਤਛ ਮਹਾ ਬਰ ਚੇਡਿ ਸੁ ਕ੍ਰਧ ਹ੍ਹੈ ਜੁਧ ਬਿਖੈ ਮਨ ਦੀਨੋ। 
ਭਾਲ ਕੋ ਫੋਰ ਕੈ ਕਾਲੀ ਭਈ ਲਖਿ ਤਾ ਛਬਿ ਕੋ ਕਬਿ ਕੋ ਮਨ ਭੀਨੋ। 
ਦੈਤ ਸਮੂਹਿ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ ਭਵ ਲੀਨੋ। _੭੪। 


ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ _ਬਿਜੁਲ ਜਿਉ ਗਰਜੀ ਹੈ। 
ਮੇਰੁ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ। 

ਬੁਹਮ _ਧਨੇਸ ਦਿਨੇਸ ਡਰਿਓ ਸੁਨ ਕੈ ਹਰਿ ਕੀ ਛਤੀਆ ਤਰਜੀ ਹੈ। 
ਚੰਡ ਪ੍ਰਚੰਡ ਅਖੰਡ ਲੀਏ ਕਰਿ _ਕਾਲਿਕਾ ਕਾਲ ਹੀ ਜਿਉ ਅਰਜੀ ਹੈ। _੭੫। 


ਦੰਹਰ” 
ਨਿਰਖ _ਚੰਡਕਾ” ਤਾਸ ਕੋ ਤਬੈ ਬਚਨ ਇਹ _ਕੀਨ। 
ਹੇ ਪੁਤ੍ਰੀ ਤੂੰ _ਕਾਲਿਕਾ ਹੋਹੁ ਜੁ ਮੁਝ ਮੈ ਲੀਨ। ੭੬। 
ਸੁਨਤ ਬਚਨ ਯਹ _ਚੈਡਿ ਕੋ ਤਾ ਮਹਿ ਗਈ ਸਮਾਇ। 
ਜਿਉ ਗੰਗਾ ਕੀ ਧਾਰ ਸੈ ਜਮੁਨਾ ਪੈਠੀ ਧਾਇ। ੭੭। 


ਸੰਗ 
ਬੈਠ ਤਬੈ ਗਿਰਿਜਾ ਅਰੁ ਦੇਵਨ ਬੁਧਿ ਇਹੈ ਮਨ ਮਧਿ ਬਿਚਾਰੀ। 
ਜੁਧ ਕੀਏ ਬਿਨੁ ਫੇਰ ਫਿਰੈ ਨਹਿ ਭੂਮਿ ਸਭੈ ਅਪਨੀ ਅਵਧਾਰੀ। 
ਇੰਦੂ ਕਹਿਓ ਅਬ _ਢੀਲ ਬਨੇ ਨਹਿ ਮਾਤ ਸੁਨੋ ਯਹ ਬਾਤ _ਹਮਾਰੀ। 
ਦੈਤਨ ਕੇ ਬਧ ਕਾਜ ਚਲੀ ਰਣਿ ਚੰਡ ਪ੍ਰਚੰਡ ਭੁਜੰਗਨਿ _ਕਾਰੀ। ੭੮। 


੧. ਅੰਬਿਕਾ” 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੭ 


ਦੰਹਰਨਾ 

ਦੈਂਤਾਂ ਨੇ _ਯੁੱਧ-ਭੂਮੀ _ਵਿਚ _ਜਿਤ ਪ੍ਰਾਪਤ _ਕਰ _ਲਈ _ ਅਤੇ _ਦੇਵਤੇ _ਭਜ _ਗਏ। 
(ਦੇਵਤਿਆਂ ਨੇ) ਮਨ ਵਿਚ _ਇਹ ਵਿਚਾਰ ਕੀਤਾ ਕਿ _ਚੰਡੀ (“ਸਿਵਾ”) ਰਾਹੀਂ (ਫਿਰ ਤੋਂ) 
ਰਾਜ ਪ੍ਰਾਪਤ _ਕਰ _ ਲਿਆ _ਜਾਏ।੭੨। 
ਨੰਗਾ 

ਇੰਦਰ _('ਸੁਰੇਸ”), ਸੂਰਜ, _ਚੰਦੂਮਾ, ਆਦਿ (ਸਾਰੇ) ਦੇਵਤੇ ਸ਼ਿਵਪੁਰੀ ਵਿਚ ਜਾ ਵਸੇ 
ਹਨ। ਯ੍ਰੌਂਧ ਦੇ ਡਰੋਂ (ਦੇਵਤੇ) ਬੁਰੇ ਹਾਲ ਉਥੇ ਜਾ ਕੇ ਲੂਕੇ (ਦੁਰੇ) ਹਨ ਅਤੇ (ਨ ਵਾਹਣ 
ਕਾਰਨ ਉਨ੍ਹਾਂ ਦੇ) ਵਾਲ ਜੁੜ _ਗਏ _ਹਨ। _ਹਾਲੋਂ _ਬਿਹਾਲ ਹੋ ਕੇ ਬਹੁਤ ਕੁਰੂਪ ਹੋ 
ਹਨ, (ਉਨ੍ਹਾਂ ਨੂੰ ਸ਼ਰੀਰ ਦੀ) ਸੁਧ ਹੀ ਨਹੀਂ _ਰਹੀ। (ਇੰਜ ਪੂਤੀਤ ਹੁੰਦਾ ਹੈ) ਮਾਨੋ 
ਦੇ ਗੂਸੇ ਹੋਏ _ਹੋਣ। _ਬਾਰ _ਬਾਰ (ਰਖਿਆ ਲਈ) _ਪੁਕਾਰਦੇ ਹੋਏ ਪੀੜਤ ਅਵਸਥਾ _ਵਿਚ 
(ਕੈਲਾਸ਼ _ਪਰਬਤ ਦੀਆਂ) _ਕੰਦਰਾਵਾਂ ਵਿਚ _ ਵੜੇ _ਹੋਏ _ ਹਨ।੭੩। 

(ਜਦ ਚੰਡੀ _ਨੇ) ਦੇਵਤਿਆਂ ਦੀ _ਕੁਰਲਾਹਟ ਕੰਨਾਂ _ਨਾਲ _ਸੁਣੀ _(ਤਦ) ਸਾਰਿਆਂ 
ਦੈਂਤਾਂ ਨੂੰ ਮਾਰਨ ਦੀ _ਪੁਤਿਗਿਆ _ਕੀਤੀ। ਮਹਾ ਬਲਵਾਨ _ਚੰਡੀ _ਪੁਤਖ _ਹੋਈ ਅਤੇ ਕ੍ਰੋਧਵਾਨ 
ਹੋ ਕੇ ਯੁੱਧ ਵਲ ਮਨ ਨੂੰ ਮੋੜਿਆ। (ਦੁਰਗਾ ਦਾ) ਮੱਥਾ ਫੋੜ ਕੇ ਕਾਲੀ ਪ੍ਰਗਟ ਹੋਈ 
ਜਿਸ 


ਗੱਜ 


ਦੀ ਛਵੀ ਨੂੰ ਵੇਖ ਕੇ ਕਵੀ ਦਾ ਮਨ (ਇਹ ਉਪਮਾ ਦੇਣ ਲਈ) ਲਲਚਾਇਆ; 
ਮਾਨੋ ਦੈਂਤਾਂ ਦੇ _ਸਮੂਹ ਦਾ ਵਿਨਾਸ਼ ਕਰਨ _ਲਈ _ਯਮ-ਰਾਜ _ਤੋਂ'_ ਮ੍ਰਿਤੂ ਨੇ _ਜਨਮ _ਲਿਆ 
ਹਂਵੇ।੭੪। 


ਬਲਵਾਨ _ (ਕਾਲੀ) ਹੱਥ _ਵਿਚ _ਤਲਵਾਰ _ਫੜ ਕੇ ਕ੍ਰੋਧ ਨਾਲ ਬਿਜਲੀ ਵਾਂਗ 
ਗਰਜੀ _ਹੈ। _(ਉਸ _ਦੀ _ਗਰਜਨਾ _ਨਾਲ) _ਸੁਮੇਰ ਪਰਬਤ ਸਮੇਤ ਵਡੇ ਵਡੇ ('ਗਰੂਏ”) ਪਹਾੜ 
ਹਿਲ ਗਏ ਹਨ ਅਤੇ ਸ਼ੇਸ਼-ਨਾਗ _ਦੇ ਸਿਰ ਉਤੇ ਟਿਕੀ ਧਰਤੀ ਵੀ ਕੰਬ ਗਈ ਹੈ। (ਉਸ 
ਗਰਜ ਨੂੰ) ਸੁਣ ਕੇ ਬ੍ਰਹਮਾ, ਕੁਬੇਰ, ਸੂਰਜ ਆਦਿ _ਡਰ _ਗਏ ਹਨ ਅਤੇ ਵਿਸ਼ਲੂ _(ਹਰਿ) 
ਦੀ ਛਾਤੀ _ਵੀ _ਧੜਕਣ _ਲਗ ਗਈ _ਹੈ। _ਪੁਚੰਡ _ਤਿਖੀ ਅਖੰਡ _(ਤਲਵਾਰ) _ਹੱਥ _ਵਿਚ 
ਲੈ ਕੇ ਕਾਲਕਾ _ਕਾਲ _ਵਾਂਗ _ਪੁਗਟ _ਹੋਈ _ਹੈ।੭੫। 
ਦੰ 


ਚੰਡਿਕਾ ਨੇ ਉਸ (ਕਾਲਕਾ) ਨੂੰ ਵੇਖ ਕੇ ਤਦੋਂ ਇਹ ਬਚਨ ਕੀਤਾ _ਕਿ ਹੇ ਪੁੱਤਰੀ 
ਕਾਲਕਾ! ਤੂੰ ਮੇਰੇ _ਵਿਚ _ਲੀਨ _ਹੋ_ਜਾ।੭੬। ਚੰਡੀ ਦੇ ਇਹ ਬਚਨ _ਸੁਣ ਕੇ (ਕਾਲਕਾ) 
ਉਸ _ਵਿਚ ਸਮਾਂ ਗਈ ਜਿਵੇਂ ਗੰਗਾ _ਦੇ ਵਹਿਣ ਵਿਚ ਜਮਨਾ ਜਾ _ ਮਿਲਦੀ _ਹੈ।੭੭। 


੧0੮ 


ਸੀ _ਦਸਮ-ਗ੍ਰੰਥ _ਸਾਹਿਬ 


ਕੰਚਨ ਸੇ ਤਨ ਖੰਜਨ ਸੇ ਦ੍ਰਿਗ ਕੰਜਨ ਕੀ ਸੁਖਮਾ ਸਕੂਚੀ ਹੈ। 
ਲੈ ਕਰਤਾਰ ਸੁਧਾ ਕਰ ਮੈ ਮਧ ਮੂਰਤਿ ਸੀ ਅੰਗ ਅੰਗ ਰਚੀ ਹੈ। 
ਆਨਨ ਕੀ ਸਰ ਕੋ ਸਸਿ ਨਾਹਿਨ ਅਉਰ ਕਛੂ ਉਪਮਾ ਨ ਬਚੀ _ਹੈ। 
ਸ੍ਰਿੰਗ ਸੁਮੇਰ ਕੇ ਚੰਡਿ ਬਿਰਾਜਤ ਮਾਨੋ ਸਿੰਘਾਸਨ ਬੈਠੀ ਸਚੀ ਹੈ। ੭੯। 


ਦੰਹਰ” 

ਐਸੇ ਸਿਰੰਗ ਸੁਮੇਰ ਕੇ ਸੋਭਤ ਚੈਡਿ ਪੁਚੰਡ। 

ਚੰਦੂਹਾਸ ਕਰਿ ਬਰ ਧਰੇ ਜਨ ਜਮ ਲੀਨੇ ਦੰਡ। ੮0। 
ਕਿਸੀ ਕਾਜ ਕੋ ਦੈਤ ਇਕ ਆਇਓ ਹੈ ਤਿਹ ਠਾਇ। 
ਨਿਰਖ ਰੂਪ ਬਰੁ ਚੈਡਿ ਕੋ_ਗਿਰਿਓ ਮੂਰਛਾ ਖਾਹਿ। ੮੧। 
ਉਠਿ ਸੰਭਾਰਿ ਕਰ ਜੋਰ ਕੈ ਕਹੀ ਚੰਡ ਸੋ_ਬਾਤ। 
ਨ੍ਰਿਪਤਿ ਸੁੰਭ ਕੋ _ਭਾਤ ਹੌ _ਕਹ੍ਯੋ ਬਚਨ ਸੁਕਚਾਤ। ੮੨। 
ਤੀਨ ਲੋਕ ਜਿਨਿ ਬਸਿ ਕੀਏ ਅਤਿ ਬਲ ਭੂਜਾ ਅਖੰਡ। 
ਐਸੋ ਭੂਪਤਿ ਸੁੰਭ ਹੈ ਤਾਹਿ ਬਰੇ ਬਰਿ ਚੰਡ। ੮੩। 
ਸੁਨਿ ਰਾਕਸ ਕੀ ਬਾਤ ਕੋ ਦੇਵੀ ਉਤਰ ਦੀਨ। 

ਜੁਧ ਕਰੈ ਬਿਨੁ ਨਹਿ _ਬਰੋਂ ਸੁਨਹੁ ਦੈਤ ਮਤਹੀਨ। ੮੪। 
ਇਹ ਸੁਨਿ ਦਾਨਵ ਚਪਲ ਗਤਿ ਗਇਓ ਸੁੰਭ ਕੇ _ਪਾਸ। 
ਪਰਿ ਪਾਇਨ ਕਰ ਜੋਰ ਕੈ ਕਰੀ ਏਕ ਅਰਦਾਸ। ੮੫। 
ਅਉਰ ਰਤਨ ਨ੍ਰਿਪ ਧਾਮ ਤੁਅ ਤਰੀਆ ਰਤਨ ਤੇ ਹੀਨ। 
ਬਧੂ ਏਕ ਬਨ ਮੈ ਬਸੈ ਤਿਹ ਤੁਮ ਬਰੋਪ੍ਰਬੀਨ। ੮੬। 


ਸਰਨਾ 
ਸੁਨੀ ਮਨੋਹਰਿ ਬਾਤ ਨ੍ਰਿਪ ਬੂਝਿਓ ਪੁਨਿ ਤਾਹਿ ਕੋ। 
ਮੋਸੋ _ਕਹਿਯੈ ਭ੍ਰਾਤ ਬਰਨਨ ਤਾਹਿ ਸਰੀਰ ਕੋ। ੮੭। 
ਨੰਗਾ 
ਹਰਿ ਸੋ ਮੁਖ ਹੈ ਹਰਿਤੀ ਦੁਖ ਹੈ ਅਲਿਕੈ ਹਰ ਹਾਰ ਪੁਭਾ ਹਰਿਨੀ ਹੈ। 
ਲੋਚਨ ਹੈ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿਸੀ ਬਰੂਨੀ ਹੈ। 
ਕੇਹਰਿ ਸੋ ਕਰਿਹਾ ਚਲਬੋ ਹਰਿ ਪੈ ਹਰਿ ਕੀ ਹਰਿਨੀ ਤਰਨੀ ਹੈ। 
ਹੈ ਕਰ ਮੈ ਹਰਿ ਪੈ ਹਰਿ ਸੋ ਹਰਿ ਰੂਪ ਕੀਏ ਹਰਕੀ ਧਰਨੀ ਹੈ। ੮੮। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੮ 


(ਦੇਵੀ ਦਾ) ਸੋਨੇ ਵਰਗਾ (ਚਮਕਦਾਰ) ਸ਼ਰੀਰ, _ਮਮੋਲੇ (ਪੰਛੀ) ਵਰਗੀਆਂ (ਸੁੰਦਰ) 
ਅੱਖਾਂ ਹਨ ਅਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ _ਹੈ। 
(ਇੰਜ ਪ੍ਰਤੀਤ ਹੁੰਦਾ ਹੈ ਕਿ) ਕਰਤਾਰ ਨੇ ਅੰਮ੍ਰਿਤ (“ਸੁਧਾ”) ਨੂੰ ਹੱਥ ਵਿਚ ਲੈ ਕੇ ਉਸ 
ਦੀ _ਪੁਤਲੀ ਬਣਾ ਕੇ _ਅੰਗ-ਅੰਗ _ਦੀ ਰਚਨਾ ਕੀਤੀ ਹੋਵੇ। (ਉਸ ਦੇ) ਮੁਖ ਦੇ ਬਰਾਬਰ 
ਚੰਦੂਮਾ _ਨਹੀਂ ਹੈ _ਅਤੇ (ਇਸ ਤੋਂ ਛੁਟ) ਹੋਰ ਕੋਈ ਉਪਮਾ (ਬਾਕੀ) _ਬਚੀ _ਨਹੀਂ_ਹੈ। 
(ਅਜਿਹੀ) ਚੰਡੀ ਸੁਮੇਰ _ਪਰਬਤ _ਦੀ ਚੋਟੀ _ਉਤੇ _ਬੈਠੀ _ਹੈ _ਮਾਨੋ ਸਿੰਘਾਸਨ _ਉਤੇ _ਸਚੀ 
(ਇੰਦਰ _ਦੀ _ ਪਤਨੀ) _ ਬੈਠੀ _ਹੋਵੇ।੭੯। 


ਦੰਹਾਰਾ 

ਸੁਮੇਰ ਪਰਬਤ _ ਉਤੇ _ ਪ੍ਰਚੰਡ _ਚੰਡੀ _ਹੱਥ _ ਵਿਚ _ ਸੁੰਦਰ _ ਤਲਵਾਰ _ਧਾਰਨ _ ਕੀਤੇ 
ਹੋਇਆਂ ਇੰਜ ਸੁਸ਼ੋਭਿਤ ਹੈ ਮਾਨੋ _ਯਮਰਾਜ ਨੇ ਹੱਥ _ਵਿਚ ਡੰਡਾ ਲਿਆ ਹੋਇਆ ਹੋਵੇ।੮0। 
ਉਸ ਵੇਲੇ ਕੋਈ ਦੈਂਤ ਕਿਸੇ ਕੰਮ ਉਥੇ ਆ ਗਿਆ ਅਤੇ ਚੰਡੀ ਦੇ ਸੁੰਦਰ ਸਰੂਪ ਨੂੰ ਵੇਖ 
ਕੇ ਬੇਸੁਧ ਹੋ ਕੇ ਡਿਗ ਪਿਆ।੮੧। 

(ਉਹ ਆਪਣੇ ਆਪ ਨੂੰ) ਸੰਭਾਲ ਕੇ ਉਠਿਆ ਅਤੇ ਹੱਥ ਜੋੜ ਕੇ ਚੰਡੀ ਨੂੰ ਬੇਨਤੀ 
ਕੀਤੀ ਕਿ ਮੈਂ ਰਾਜੇ ਸੁੰਭ ਦਾ ਭਰਾ ਹਾਂ। ਫਿਰ _ਝਕਦੇ ਹੋਇਆਂ ਬੋਲਿਆ।੮੨। ਕਿ ਜਿਸ 
ਨੇ ਆਪਣੀਆਂ ਦ੍ਰਿੜ੍ਹ _ਭੁਜਾਵਾਂ ਦੇ _ਬਲ _ਨਾਲ ਤਿੰਨ ਲੋਕਾਂ ਨੂੰ ਵਸ ਵਿਚ ਕਰ ਲਿਆ ਹੈ, 


(ਉਸ) ਦੈਂਤ ਦੀ ਗੱਲ ਸੁਣ ਕੇ ਦੇਵੀ ਨੇ ਉਤਰ ਦਿੱਤਾ ਕਿ ਹੇ ਬੁੱਧੀ-ਹੀਨ ਦੈਂਤ! 
ਸੁਣ, ਮੈਂ ਯੁੱਧ ਕੀਤੇ ਬਿਨਾ (ਉਸ ਨੂੰ) ਨਹੀਂ ਵਰਾਂਗੀ (ਭਾਵ ਯੁੱਧ ਵਿਚ ਜਿਤ ਕੇ ਹੀ ਮੈਨੂੰ 
ਵਰਿਆ ਜਾ ਸਕਦਾ _ਹੈ)।੮੪। ਇਹ (ਗੱਲ) ਸੁਣ ਕੇ ਦੈਂਤ ਬਿਜਲੀ _ਦੀ ਗਤੀ ਨਾਲ 
ਸੁੰਭ ਕੋਲ _ਗਿਆ। ਪੈਰੀਂ ਧੈ ਕੇ ਅਤੇ ਹੱਥ ਜੋੜ ਕੇ (ਉਸ ਨੇ) ਇਕ ਅਰਜ਼ _ਕੀਤੀ।੮੫। 
ਹੇ ਰਾਜਨ! ਤੇਰੇ ਘਰ _ਵਿਚ _ਹੋਰ ਸਾਰੇ ਰਤਨ ਹਨ, _ਪਰ (ਤੇਰਾ ਘਰ) ਇਸਤਰੀ 
ਤੋਂ ਸਖਣਾ ਹੈ। ਇਕ ਇਸਤਰੀ ਬਨ _ਵਿਚ ਵਸਦੀ ਹੈ, ਹੇ ਪੁਬੀਨ (ਰਾਜੇ)! ਤੁਸੀਂ 
ਨੂੰ ਵਰ _ ਲਵੋ।੮੬। 


ਰਾਜੇ ਸੁੰਭ ਨੇ ਇਹ ਮਨਮੋਹਕ _ਗੌਲ ਸੁਣੀ (ਤਾਂ ਉਸ ਨੇ) ਫਿਰ ਪੁਛਿਆ ਕਿ ਹੇ 
ਭਰਾ! ਤੂੰ ਮੈਨੂੰ _ਉਸ _ਦੇ ਸ਼ਰੀਰ _(ਦੀ _ ਸੁੰਦਰਤਾ _ਦਾ) _ ਬ੍ਰਿੰਤਾਂਤ _ਸੁਣਾ।੮੭। 


(ਉਸ ਇਸਤਰੀ ਦਾ) ਮੁਖ ਚੰਦ੍ਰਮਾ _ਵਰਗਾ ਹੈ, ਦੁਖ ਨੂੰ ਦੂਰ ਕਰਨ _ਵਾਲੀ ਹੈ 
ਅਤੇ _(ਉਸ _ਦੀਆਂ ਲੰਬੀਆਂ) ਜ਼ੁਲਫ਼ਾਂ ਸ਼ਿਵ ਦੇ (ਗਲ ਵਿਚ ਪਏ ਹੋਏ ਸੱਪਾਂ ਦੇ) ਹਾਰ ਦੀ 
ਸੁੰਦਰਤਾ ਨੂੰ _ਮਾਤ ਪਾਉਂਦੀਆਂ _ਹਨ। _(ਉਸ ਦੀਆਂ) ਅੱਖਾਂ `ਖਿੜੇ _ਹੋਏ ਕਮਲ ਦੇ ਫੁਲ 
ਵਰਗੀਆਂ _ਹਨ, _ਭਰਵਟੇ ਕਮਾਨ _ਵਰਗੇ _ਹਨ ਅਤੇ ਦ੍ਰਿਸ਼ਟੀ ਤੀਰ _ਵਰਗੀ _ਹੈ। _ਲਕ _ ਸ਼ੇਰ 
ਵਰਗਾ (ਪਤਲਾ) ਹੈ, _ਚਾਲ ਹਾਥੀ _ਵਰਗੀ ਹੈ ਅਤੇ _ਕਾਮਦੇਵ ਦੀ ਪਤਨੀ ਰਤਿ _ਦੀ ਸ਼ੋਭਾ 
ਨੂੰ ਦੂਰ ਕਰਨ _ਵਾਲੀ ਹੈ (ਭਾਵ ਉਸ ਤੋਂ ਅਧਿਕ ਸੁੰਦਰ ਹੈ)। (ਉਸ ਦੇ) ਹੱਥ ਵਿਚ 
ਤਲਵਾਰ ਹੈ, ਸ਼ੇਰ _ਉਤੇ (ਸਵਾਰ) ਹੈ, _ਸੂਰਜ ਵਰਗੇ _ਤੇਜਸਵੀ ਰੂਪ _ਵਾਲੀ ਹੈ ਅਤੇ ਸ਼ਿਵ 
ਦੀ ਪਤਨੀ _ ਹੈ।੮੮। 


੧0੮੯ 


ਸੀ _ਦਸਮ-ਗ੍ਰੰਥ _ਸਾਹਿਬ 


ਕਾ/ਝਤੁ 
ਮੀਨ _ਮੁਰਝਾਨੇ _ਕੰਜ _ਖੰਜਨ _ਖਿਸਾਨੇ ਅਲਿ 
ਫਿਰਤ ਦਿਵਾਨੇ ਬਨਿ _ਡੋਲੈ ਜਿਤ _ਤਿਤਹੀ। 
ਕੀਰ ਅਉ ਕਪੌਤ ਬਿੰਬ _ਕੋਕਿਲਾ ਕਲਾਪੀ ਬਨਿ 
ਲੂਟੇ ਫੂਟੇ ਫਿਰੈ ਮਨਿ ਚੈਨ ਹੂੰ ਨ ਕਿਤਹੀ। 
ਦਾਰਿਮ ਦਰਕ ਗਇਓ ਪੇਖਿ ਦਸਨਨਿ _ਪਾਤਿ 
ਰੂਪ ਹੀ ਕੀ ਕ੍ਰਾਂਤਿ ਜਗਿ ਫੈਲ ਰਹੀ ਸਿਤਹੀ। 
ਐਸੀ ਗੁਨ ਸਾਗਰ ਉਜਾਗਰ ਸੁ _ਨਾਗਰਿ ਹੈ 
ਲੀਨੋ ਮਨ ਮੇਰੋ ਹਰਿ ਨੈਨ ਕੋਰਿ ਚਿਤਹੀ। ੮੯। 
ਦੰਹਰ” 
ਬਾਤ ਦੈਤ ਕੀ ਸੁੰਭ ਸੁਨਿ _ਬੋਲਿਓ ਕਛੂ _ਮੁਸਕਾਤ। 
ਚਤੁਰ ਦੂਤ ਕੋਊ ਭੇਜੀਏ ਲਖਿ ਆਵੈ ਤਿਹ ਘਾਤ। ੯0। 
ਬਹੁਰਿ ਕਹੀ ਉਨ ਦੈਤ ਅਬ ਕੀਜੈ ਏਕ _ਬਿਚਾਰ। 
ਜੋ ਲਾਇਕ ਭਟ ਸੈਨ ਮੈ ਭੇਜਹੁ ਦੈ ਅਧਿਕਾਰ। ੯੧। 
ਨੰਗਾ 
ਰਿ 
ਬਾਤਨ ਤੇ ਰਿਝਵਾਇ ਮਿਲਾਇ ਹੋ ਨਾਤਰਿ ਕੇਸਨ ਤੇ ਗਹਿ ਲਿਆਊ। 
ਕੂਧ੍ੂ ਕਰੇ ਤਬ ਜੁਧੁ ਕਰ ਰਣਿ ਸੂਉਣਤ ਕੀ ਸਰਤਾਨ ਬਹਾਊ। 
ਲੋਚਨ ਧੂਮ _ਕਹੈ ਬਲ _ਆਪਨੋ _ਸ੍ਰਾਸਨ ਸਾਥ _ਪਹਾਰ _ਉਡਾਊ। _੯੨। 


ਦੰਹਰਾ 
ਉਠੇ ਬੀਰ ਕੋ ਦੇਖ ਕੈ ਸੁੰਭ ਕਹੀ ਤੁਮ ਜਾਹੁ। 
ਰੀਝੈ ਆਵੈ ਆਨੀਓ ਖੀਝੇ ਜੁਧ _ਕਰਾਹੁ। ੯੩। 
ਤਹਾ ਧੂਮੂ ਲੋਚਨ ਚਲੇ _ਚਤੁਰੰਗਨ _ਦਲੁ _ਸਾਜਿ। 
ਗਿਰ _ਘੇਰਿਓ ਘਨ ਘਟਾ ਜਿਉ ਗਰਜ ਗਰਜ _ਗਜਰਾਜ। _੯੪। 
ਧੂਮੂ ਨੈਨ ਗਿਰ ਰਾਜ ਤਟਿ ਊਚੇ ਕਹੀ ਪੁਕਾਰਿ। 
ਕੈ ਬਰੁ ਸੁੰਭ ਨ੍ਿਪਾਲ ਕੋ ਕੈ ਲਰ ਚੰਡਿ ਸੰਭਾਰਿ। ੯੫। 
ਰਿਪੁ ਕੇ ਬਚਨ ਸੁੰਨਤ ਹੀ ਸਿੰਘ ਭਈ ਅਸਵਾਰ। 
ਗਿਰ ਤੇ ਉਤਰੀ ਬੇਗ ਦੈ ਕਰਿ ਆਯੁਧ ਸਭ ਧਾਰਿ। ੯੬। 
ਨੰਗਾ 
ਕੋਪ ਕੈ ਚੰਡ ਪ੍ਰਚੰਡ ਚੜੀ ਇਤ ਕੂਧੁ ਕੈ ਧੂਮੂ ਚੜੈ ਉਤ ਸੈਨੀ। 
ਬਾਨ ਕ੍ਰਿਪਾਨਨ ਮਾਰ ਮਚੀ ਤਬ ਦੇਵੀ ਲਈ ਬਰਛੀ _ਕਰਿ _ਪੈਨੀ। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧0੮੯ 


ਨੂੰ ਵੇਖ ਕੇ) ਤੋਤੇ, (ਗਰਦਨ ਨੂੰ ਵੇਖ ਕੇ) ਕਬੂਤਰ, (ਹੋਠਾਂ ਨੂੰ ਵੇਖ ਕੇ) ਕੁੰਦਰੁ ਫਲ, 
ਸੁਣ ਕੇ) ਕੋਇਲ, ਅਤੇ ਮੋਰ _(ਕਲਾਪੀ) ਆਪਣੇ ਮਨ ਦਾ ਚੈਨ ਖੋਹ ਕੇ ਬਨ 
ਲੁਟੇ ਪੁਟੇ ਫਿਰਦੇ ਹਨ। (ਉਸ ਦੇ) ਦੰਦਾਂ ਦੀ ਪੰਕਤੀ ਨੂੰ ਵੇਖ ਕੇ ਅਨਾਰ ਫਟ ਗਿਆ 
ਹੈ ਅਤੇ ਰੂਪ ਦੀ ਸ਼ੋਭਾ _(ਕ੍ਰਾਂਤ) ਜਗਤ _ਵਿਚ ਪ੍ਰਕਾਸ਼ ਰੂਪ ਵਿਚ ਪਸਰੀ ਹੋਈ ਹੈ। _ਉਹ 
ਸੁੰਦਰੀ (ਨਾਗਰ) _ਅਜਿਹੇ ਗੁਣਾਂ ਦਾ ਸਮੁੰਦਰ ਪ੍ਰਗਟਾਉਂਦੀ ਹੈ। (ਉਸ ਨੇ) ਅੱਖਾਂ ਦੀ _ਕਟਾਛ 
ਨਾਲ ਮੇਰੇ _ਮਨ ਨੂੰ ਮੋਹ ਲਿਆ ਹੈ।੮੯। 


ਰਾਜਾ _ਸੁੰਭ _ਕੁਝ ਮੁਸਕਰਾ ਕੇ ਕਹਿਣ ਲਗਾ ਕਿ 
ਜਾਵੇ ਜੋ ਉਸ ਨੂੰ ਕਾਬੂ ਕਰਨ ਦਾ ਦਾਉ ਵੇਖ ਆਵੇ।੯0। 
ਉ ਹੁਣ ਇਕ ਵਿਚਾਰ ਕਰੋਂ ਕਿ ਫ਼ੌਜ ਵਿਚ ਜੋ ਸੂਰਮਾ ਇਸ 
(ਕੰਮ _ਲਈ) _ਯੋਗ _ਹੋਵੇ _(ਉਸ ਨੂੰ) _ਅਧਿਕਾਰ _ਸਹਿਤ _ ਭੇਜਿਆ _ ਜਾਵੇ।੯੧। 


(ਉਸ ਵੇਲੇ) ਰਾਜੇ _ਦੀ _ਸਭਾ _ਵਿਚ ਬੈਠੇ (ਧੂਮੁਲੋਚਨ ਨੇ) ਨੇ ਉਠ ਕੇ ਹੱਥ ਬੰਨ੍ਹ 
ਕੇ ਕਿਹਾ -- 'ਮੈਂ ਜਾਵਾਂਗਾ”। ਗੱਲਾਂ ਨਾਲ (ਚੰਡੀ ਨੂੰ) ਫੁਸਲਾ ਕੇ (ਤੁਹਾਨੂੰ) ਮਿਲਾ ਦਿਆੰਗਾ, 
ਨਹੀਂ ਤਾਂ ਵਾਲਾਂ ਤੋਂ ਪਕੜ ਕੇ ਲੈ ਆਵਾਂਗਾ। (ਜੇ ਉਹ) ਕ੍ਰੋਧ ਕਰੇਗੀ ਤਾਂ ਯੁੱਧ _ਕਰਾਂਗਾ 
ਅਤੇ _ਰਣ-ਭੂਮੀ _ਵਿਚ _ਲਹੂ ਦੀਆਂ _ਨਦੀਆਂ _ਵਹਾ _ਦਿਆਂਗਾ। _ਧੂਮੂਲੋਚਨ _(ਸੁੰਭ _ਦੀ _ਸਭਾ 
ਵਿਚ) ਆਪਣਾ _ਬਲ _ ਦਸਣ ਲਗਾ ਕਿ (ਮੈਂ) ਫੂਕਾਂ ਨਾਲ _ਹੀ (ਸੁਮੇਰ) _ਪਰਬਤ _ਉਡਾ 
ਦਿਆਂਗਾ।੯੨। 
ਦੰਹਰਾ 

(ਇਸ ਤਰ੍ਹਾਂ) ਖੜੋਤੇ ਹੋਏ ਯੁੱਧਵੀਰ _(ਧੂਮੁਲੋਚਨ) ਨੂੰ ਵੇਖ ਕੇ ਸੁੰਭ ਨੇ ਕਿਹਾ 1 
ਤੂੰ ਜਾ, ਜੇ ਖੁਸ਼ੀ ਨਾਲ ਆਵੇ ਤਾਂ ਲੈ ਆਈਂ, ਅਤੇ 


ਧੂਮੁਲੋਚਨ ਨੇ ਸੁਮੇਰ (ਗਿਰ ਰਾਜ) ਕੋਲ ਜਾ ਕੇ ਉੱਚੀ ਆਵਾਜ਼ ਵਿਚ _ਕਿਹਾ 
(ਹੇ ਦੇਵੀ!) ਜਾਂ ਤਾਂ ਰਾਜੇ ਸੁੰਭ ਨੂੰ ਵਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ _ਜਾ।੯੫। 
ਦੇ ਬੋਲ ਸੁਣਦਿਆਂ ਹੀ (ਚੰਡੀ ਦੇਵੀ) ਸ਼ੇਰ ਉਤੇ ਸਵਾਰ ਹੋ ਗਈ ਅਤੇ ਸਾਰੇ _ਸ਼ਸਤ੍- 


ਹੱਥਾਂ _ਵਿਚ _ਧਾਰਨ _ਕਰ ਕੇ ਛੇਤੀ ਨਾਲ _ਪਹਾੜੋਂ _ਹੇਠਾਂ _ਉਤਰ _ਆਈ।੯੬। 


ਕੇ `ਚੜ੍ਹ _ਆਇਆ। _ਤੀਰਾਂ `ਅਤੇ ਤਲਵਾਰਾਂ `ਦੀ ਖੂਬ ਮਾਰ _ਮਚੀ, ਤਦ ਦੇਵੀ 
ਫੜ 


੧੧0 


ਸੀ _ਦਸਮ-ਗ੍ਰੰਥ _ਸਾਹਿਬ 


ਦਉਰ ਦਈ ਅਰਿ ਕੇ ਮੁਖਿ ਮੈ ਕਟਿ ਓਠ ਦਏ ਜਿਮੁ ਲੋਹ ਕੌ ਛੈਨੀ। 
ਦਾਤ ਗੰਗਾ ਜਮੁਨਾ ਤਨ _ਸਿਆਮ ਸੋ ਲੋਹੂ _ਬਹਿਓ ਤਿਨ ਮਾਹਿ ਤ੍ਰਿਬੈਨੀ। ੯੭। 


ਘਾਉ ਲਗੈ ਰਿਸਕੈ ਦ੍ਰਿਗ ਧੂਮੂ ਸੁ ਕੈ ਬਲਿ ਆਪਨੋ ਖਗੁ ਸੰਭਾਰਿਓ। 
ਬੀਸ ਪਚੀਸਕੁ ਵਾਰ ਕਰੇ ਤਿਨ ਕੇਹਰਿ ਕੋ ਪਗੁ ਨੈਕੁ ਨ ਹਾਰਿਓ। 
ਧਾਇ ਗਦਾ ਗਹਿ ਫੋਰਿ ਕੈ ਫਉਜ ਕੋ ਘਾਉ ਸਿਵਾ ਸਿਰਿ ਦੈਤ ਕੇ ਮਾਰਿਓ। 
ਸ੍ਰਿੰਗ ਧਰਾਧਰ ਊਪਰ ਕੋ ਜਨੁ ਕੋਪ ਪੁਰੰਦੂ ਨੈ ਬਜੂ _ਪ੍ਰਹਾਰਿਓ। ੯੮। 


ਲੋਚਨ ਧੂਮ _ਉਠੈ _ਕਿਲਕਾਰ ਲਏ ਸੰਗ _ਦੈਤਨ ਕੇ _ਕੁਰਮਾ। 

ਗਹਿ _ਪਾਨਿ ਕ੍ਰਿਪਾਨ ਅਚਾਨਕ _ਤਾਨਿ ਲਗਾਈ ਹੈ ਕੇਹਰਿ ਕੇ ਉਰ ਮਾ। 
ਹਰਿ ਚੰਡਿ ਲਇਓ ਬਰਿ ਕੈ ਕਰ ਤੇ ਅਰੁ ਮੂੰਡ ਕਟਿਓ ਅਸੁਰੰ ਪੁਰ ਮਾ। 
ਮਾਨੋ _ਆਧੀ ਬਹੇ ਧਰਨੀ ਪਰ ਛੂਟੀ ਖਜੂਰ ਤੇ ਟੂਟ ਪਰਿਓ ਖੁਰਮਾ। ੯੯। 


ਦੰਹਰਾ 
ਧੂਮੂ ਨੈਨ ਜਬ _ਮਾਰਿਓ ਦੇਵੀ ਇਹ _ਪਰਕਾਰ। 
ਅਸੁਰ ਸੈਨ ਬਿਨੁ ਚੈਨ ਹੁਇ ਕੀਨੋ _ਹਾਹਾਕਾਰ। ੧00। 
ਇਤ ਨੰ _ਨਆਰਕੰਡੇ _ਘਰਣੇ ਲੰਡ _ਗਾੰਰੇਤੂ ਉਕਤ _/ਕੈਲਲਸ਼ _ਕੁਨੂ ਨੈਨ _ਕਯੰਹਾ 


ਨਾਸ _,ਤਤੀਆ ਆਏ _ ਗਆਖਤਨ ਸਤ ਲਭਮ ਸਤ? __ ੨9” 


੩੩ 


ਸ਼ੰਯਾ 
ਸੋਰੁ ਸੁਨਿਓ ਜਬ ਦੈਤਨ ਕੋ ਤਬ ਚੈਡਿ ਪ੍ਰਚੰਡ ਤਚੀ ਅਖੀਆਂ। 
ਹਰ ਧਿਆਨ ਛੁਟਿਓ ਮੁਨਿ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ। 


ਉਪਮਾ ਤਿਹ ਕੀ _ਲਖੀਆਂ। 


ਦ੍ਰਿਗਿ ਜੁਆਲ _ਬਢੀ _ਬੜਵਾਨਲ ਜਿਉ ਕਵਿ ਨੇ 
ਕੋ ਜਿਮੁ ਘੂਮਿ ਹਲਾਹਲ ਕੀ _ਮਖੀਆਂ। ੧0੧। 


ਸਭੁ ਛਾਰ ਭਇਓ ਦਲੁ ਦਾਨਵ 


ਦੰਹਰਾ 
ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪੇੇਤੁ। 
ਚੋਡਿ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤੁ। _੧0੨। 
ਭਾਜਿ _ਨਿਸਾਚਰ ਮੰਦ ਮਤਿ ਕਹੀ ਸੁੰਭਹਿ ਜਾਇ। 
ਧੂਮੂ ਨੈਨ ਸੈਨਾ ਸਹਿਤ _ਡਾਰਿਓ ਚੰਡਿ _ਖਪਾਇ। _੧0੩। 
ਸਕਲ ਕਟੇ ਭਟ ਕਟਕ ਕੇ ਪਾਇਕ ਰਥ ਹੈ ਕੁੰਭ। 
ਯੌ ਸੁਨਿ ਬਚਨ ਅਚਰਜ ੍ਹੈ ਕੋਪ ਕੀਓ ਨ੍ਰਿਪ ਸੁੰਭ। ੧0੪। 


੧. ਕਈ ਪੁਰਾਤਨ ਬੀੜਾਂ ਵਿਚ ਇਹ ਪੁਸ਼ਪਿਕਾ ਛੰਦਾਕ ੧0੨ ਤੋਂ ਬਾਦ ਲਿਖੀ ਹੈ ਅਤੇ ਕਈਆਂ ਵਿਚ ਲਿਖੀ 
ਹੀ ਨਹੀਂ ਹੈ 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧0 


(ਉਸ ਨੇ ਵੈਰੀ ਦੇ) ਹੋਠਾਂ ਨੂੰ (ਇਸ ਤਰ੍ਹਾਂ) ਕਟ ਦਿੱਤਾ ਜਿਵੇਂ ਲੋਹੇ ਨੂੰ _ਛੈਣੀ ( 
ਹੈ।) (ਉਸ) ਦੈਂਤ ਦੇ ਦੰਦ ਗੰਗਾ _ਵਰਗੇ ਸਫ਼ੈਦ, ਸ਼ਰੀਰ ਜਮਨਾ ਵਾਂਗ ਕਾਲਾ 
ਵਿਚ ਲਹੂ _ਤ੍ਰਿਬੇਣੀ ਵਾਂਗ _ਵਗ ਰਿਹਾ _ਸੀ।੯੭। 

ਜ਼ਖ਼ਮ _ਲਗਦਿਆਂ ਹੀ ਧੂਮੂਲੋਚਨ ਨੇ _ਕ੍ਰੋਧਵਾਨ ਹੋ ਕੇ ਪੂਰੀ ਸ਼ਕਤੀ ਨਾਲ _ਤਲਵਾਰ 
ਖਿਚ _ਲਿਆ। ਉਸ ਨੇ (ਚੰਡੀ ਉਤੇ) ਵੀਹ ਪੰਝੀ ਵਾਰ ਕੀਤੇ ਸ਼ੇਰ 
ਥਿੜਕਿਆ। (ਉਧਰੋਂ) ਚੰਡੀ ਨੇ _ਗਦਾ ਧਾਰਨ ਕਰ ਕੇ ਅਤੇ 
ਦੈਂਤ ਦੇ ਸਿਰ ਵਿਚ ਮਾਰਿਆ, ਮਾਨੋ ਇੰਦਰ ਨੇ _ਕ੍ਰੋਧਵਾਨ 
ਉਤੇ _ਬਜੂ ਦੀ _ਸੌਟ ਮਾਰੀ _ਹੋਵੇ।੯੮। 

(ਗਦਾ _ਦੀ _ਸਟ _ਵਜਦਿਆਂ ਹੀ) ਧੂਮੂਲੋਚਨ _ਚੀਖ਼ _ਉਠਿਆ ਅਤੇ ਦੈਂਤਾਂ ਦਾ _ਦਲ 
(ਕੁਰਮਾ) ਨਾਲ ਲੈ ਕੇ ਅਤੇ ਹੱਥ ਵਿਚ ਤਲਵਾਰ _ਧਾਰਨ _ਕਰਕੇ _ਅਚਾਨਕ _ਜ਼ੋਰ 
ਸ਼ੇਰ ਦੀ ਛਾਤੀ ਵਿਚ ਮਾਰ ਦਿੱਤੀ। ਚੰਡੀ ਨੇ ਵੀ ਹੱਥ ਵਿਚ ਤਲਵਾਰ ਫੜ ਲਈ ਅਤੇ 

ਵਿਚ 
ਕੇ 


%੭ ੨੧ 0੦੧੨ 


ਜ਼ੋਰ ਨਾਲ (ਮਾਰੀ ਜਿਸ _ਕਰਕੇ) ਵੈਰੀ ਦਾ ਸਿਰ ਕਟ ਗਿਆ ਅਤੇ ਦੈੱਤ-ਪੁਰੀ 
ਡਿਗਿਆ) ਮਾਨੋ ਹਨੇਰੀ ਦੇ _ਚਲਣ _ਨਾਲ _ਖਜੂਰ _ਦੇ ਬ੍ਰਿਛ _ਤੋਂ__ਖਜੂਰਾਂ ਟੁਟ 
ਉਤੇ _ਡਿਗੀਆਂ _ਹੋਣ।੯੯। 
ਦੰਹਰਾ 

ਜਦੋਂ ਦੇਵੀ ਨੇ ਧੂਮੂਲੋਚਨ ਨੂੰ ਇਸ ਤਰ੍ਹਾਂ ਮਾਰ ਦਿੱਤਾ (ਉਦੋਂ) ਦੈਂਤਾਂ ਦੀ ਸੈਨਾ ਬੈਂਚੈਨ 
ਹੋ ਕੇ ਹਾਹਾਕਾਰ _ਕਰਨ _ ਲਗ _ਪਈ।੧00। 

ਥੇ ਨੂੰ ਸਰਕੰਡੇ_੪ਰਾਨ ਦੇ ਗੰ ਚੰਡੀ ਗਾਰੇਤੂ ਉਕਤ /#ਲਾਸ਼ ਦੇ ਹੂਨੂਨੰਨ _ਲਧ' 

ਨਾਂ ਦਾ ਤੀਨ _%9%7/ਏ _ਨਆਘਤ _ਗੋਂਟਏਆ ਸਭ ਲਭ _ਹੈ/=/ 

ਨੰਗਾ 


(ਦੇਵੀ ਨੇ) ਜਦ ਦੈਂਤਾਂ ਦਾ ਸ਼ੋਰ ਸੁਣਿਆ ਤਦ ਪ੍ਰਚੰਡ ਚੰਡੀ ਨੇ ਕ੍ਰੋਧ ਭਰੀ ਦ੍ਰਿਸ਼ਟੀ 
ਨਾਲ _ਘੂਰਿਆ। ਉਸ ਦੀ (ਗਰਜਨਾ ਦੀ) ਧੁਨ ਸੁਣ ਕੇ ਸ਼ਿਵ ਦਾ ਧਿਆਨ ਛੁਟ ਗਿਆ 
ਅਤੇ ਪੰਛੀਆਂ _ਦੇ ਰਾਜੇ _(ਗਰੁੜ) _ਦੀਆਂ _ਖੰਭੜੀਆਂ ਟੁਟ _ਗਈਆਂ। _ (ਚੰਡੀ _ਦੀਆਂ) ਅਔਖਾਂ 
ਦੀ ਜਵਾਲਾ _ਬੜਵਾਨਲ _ (ਸਮੁੰਦਰੀ _ਔਗ) _ਵਾਂਗ _ਵਧ ਗਈ, ਕਵੀ ਨੇ ਉਸ ਦੀ ਉਪਮਾ 
(ਇਸ ਤਰ੍ਹਾਂ) ਮਹਿਸੂਸ ਕੀਤੀ ਕਿ ਦੈਂਤਾਂ ਦਾ ਸਾਰਾ ਦਲ (ਇੰਜ ਸੜ ਕੇ) ਸੁਆਹ ਹੋ ਗਿਆ 
ਜਿਵੇ' ਜ਼ਹਿਰ _(ਹਲਾਹਲ) _ ਉਪਰ _ ਘੁੰਮਣ ਵਾਲੀਆਂ ਮੱਖੀਆਂ (ਨਸ਼ਟ ਹੋਂ ਜਾਂਦੀਆਂ 
ਹਨ)।੧0੧। 


ਦੰਹਰਾ 

ਹੋਰ ਸਾਰੀ ਸੈਨਾ ਸੜ _ਗਈ, (ਕੇਵਲ) ਇਕ ਦੈਂਤ ਹੀ _ਬਚਿਆ। (ਉਸ ਨੂੰ) ਹੋਰਨਾਂ 
ਨੂੰ ਮਾਰਨ _ਲਈ ਚੰਡੀ _ਨੇ _ਜਾਣ _ਬੁਝ _ਕੇ _ਬਚਾਇਆ।੧0੨। _(ਉਹ) ਮੂਰਖ ਦੈਂਤ ਭਜ 
ਕੇ ਸੁੰਭ ਕੋਲ ਗਿਆ ਅਤੇ ਕਹਿਣ ਕਿ ਸੈਨਾ ਸਹਿਤ ਧੁਮੁਲੋਚਨ ਨੂੰ ਚੰਡੀ ਨੇ ਨਸ਼ਟ 


ਲਗਾ 
ਕਰ ਦਿੱਤਾ _ਹੈ।੧)੩। ਫੌਜ ਦੇ ਸਾਰੇ _ਸੁਰਮੇ-ਪੈਦਲ, _ਰਥਾਂ, _ਘੋੜਿਆਂ _ਅਤੇ _ਹਾਥੀਆਂ ਤੇ 
ਸਵਾਰ--ਮਾਰੇ _ਗਏ _ਹਨ। _ਇਹ _ ਬਚਨ _ਸੁਣ _ਕੇ ਹੈਰਾਨ ਹੋਏ ਰਾਜੇ ਸੁੰਭ ਨੇ ਕ੍ਰੋਧ 
ਕਤਾ।੧08। 


੧4੧ 


ਸੀ _ਦਸਮ-ਗ੍ਰੰਥ _ਸਾਹਿਬ 


ਚੰਡ ਮੁੰਡ ਦ੍ਰੈ ਦੈਤ ਤਬ ਲੀਨੇ ਸੁੰਭਿ ਹਕਾਰਿ। 

ਚਲਿ ਆਏ ਨ੍ਰਿਪ ਸਭਾ ਮਹਿ ਕਰਿ ਲੀਨੇ ਅਸਿ ਢਾਰ। _੧0੫। 
ਅਭਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰਿ। 

ਪਾਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ _ਬੀਰ। ੧0੬। 


ਨਿਜ ਕਟ ਕੋ _ਫੈਂਟਾ ਦਇਓ ਅਰੁ ਜਮਧਰ _ਕਰਵਾਰ। 
ਚੰਡੀ ਬਾਧ _ਕੈ _ਨਾਤਰ _ਡਾਰੋ _ਮਾਰ। _੧0੭। 


[ 


ਸੰਯਾ 
ਕੋਪ ਚੜੇ ਰਨਿ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ। 
ਤਬ ਸੇਸ ਕੇ ਸੀਸ ਧਰਾ ਲਰਜੀ ਜਨੁ ਮਧਿ ਤਰੰਗਨਿ ਨਾਵ ਹਲੀ। 
ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੇ ਮਨ ਤੇ ਉਪਮਾ ਨ ਟਲੀ। 
ਭਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੋ ਬੂਹਮ ਕੇ ਲੋਕ ਚਲੀ। _੧0੮। 


ਦੰਹਰਾ 
ਚੰਡ ਮੁੰਡ ਦੈਤਨ ਦੁਹੂੰ _ਸਬਨ ਪ੍ਰਬਲ _ਦਲੁ _ਲੀਨ। 


ਨਿਕਟਿ ਜਾਇ ਗਿਰ _ਘੇਰਿਕੈ ਮਹਾ _ਕੁਲਾਹਲ _ਕੀਨ। _੧0੯। 


ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਂਢੇ। 
ਲਛਕੁ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਝ ਰਹੇ ਗਡਿ ਗਾਢੇ। 
ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨੁ ਕਾਢੇ। 
ਫਾਗੁਨਿ ਪਉਨ ਕੇ ਗਉਨ ਭਏ ਜਨੁ ਪਾਤੁ _ਬਿਹੀਨ ਰਹੇ _ਤਰੁ _ਠਾਢੇ। ੧੧੧ 


ਮੁੰਡ ਲਈ ਕਰਵਾਰ ਹਕਾਰ ਕੈ ਕੇਹਰਿ ਕੇ ਅੰਗ ਅੰਗ ਪ੍ਰਹਾਰੇ। 

ਫਿਰ ਦਈ ਤਨ ਦਉਰ ਕੇ ਗਉਰਿ ਕੋ ਘਾਇਲ ਕੈ ਨਿਕਸੀ ਅੰਗ ਧਾਰੇ। 
ਸੁਉਨ ਭਰੀ ਥਹਰੈ ਕਰਿ ਦੈਤ ਕੇ ਕੋ ਉਪਮਾ ਕਵਿ ਅਉਰ ਬਿਚਾਰੇ। 
ਪਾਨ ਗੁਮਾਨ ਸੋ ਖਾਇ ਅਘਾਇ ਮਨੋ ਜਮੁ _ਆਪੁਨੀ ਜੀਭ _ਨਿਹਾਰੇ। ੧੧੨। 


ਚੰਡੀ _ਚਰਿਤੁ (ਉਕਤਿ _ ਬਿਲਾਸ) ੧੧੧ 


ਸੁੰਭ ਨੇ ਤਦ ਚੰਡ ਅਤੇ ਮੁੰਡ ਨਾਂ ਦੇ ਦੋਹਾਂ ਦੈਂਤਾਂ ਨੂੰ ਬੁਲਾ ਲਿਆ, (ਜੋ) ਰਾਜੇ ਦੀ 
ਸਭਾ ਵਿਚ ਹੱਥਾਂ ਵਿਚ _ਤਲਵਾਰਾਂ ਅਤੇ ਢਾਲਾਂ ਲੈ ਕੇ ਆ ਗਏ।੧0੫। ਦੋਹਾਂ ਨੇ (ਰਾਜੇ 
ਨੂੰ) ਪ੍ਰਨਾਮ _(ਅਭਬੰਦਨ”) ਕੀਤਾ, ਰਾਜੇ _ਨੇ (ਉਨ੍ਹਾਂ ` ਨੂੰ) ਆਪਣੇ ਕੋਲ ਬਿਠਾ ਲਿਆ _ਅਤੇ 
ਪਾਨ (ਦਾ ਬੀੜਾ) ਦਿੰਦਿਆਂ ਹੋਇਆਂ ਮੁਖ ਤੋਂ ਕਿਹਾ ਕਿ ਤੁਸੀਂ ਦੋਵੇਂ ਮੇਰੇ ਬਲਵਾਨ ਯੋਧਾ 
ਹੌ।੧0੬। 

(ਰਾਜੇ _ਨੇ) ਆਪਣਾ _ਕਮਰ-ਕੌਸਾ _ਅਤੇ _ਕਟਾਰ ਤੇ ਤਲਵਾਰ (ਉਨ੍ਹਾਂ ` ਨੂੰ) ਦਿੱਤੀਆਂ 
(ਅਤੇ ਕਿਹਾ ਕਿ) ਚੰਡੀ ਨੂੰ ਬੰਨ੍ਹ _ਲਿਆਓ, _ਨਹੀਂ _ਤਾਂ ਮਾਰ _ਦਿਓ।੧0੭। 


ਹਯਾ 


ਚੰਡ _ਅਤੇ ਮੁੰਡ ਕ੍ਰੋਧਵਾਨ ਹੋਕੇ _ਸ੍ਰੇਸ਼ਠ _ਚਤੁਰੰਗਨੀ ਸੈਨਾ ਲੈ ਕੇ 
ਯੁੱਧ _ਕਰਨ _ਲਈ _ (ਚੜ੍ਹ _ਚਲੇ)। _ਤਦ _ਸ਼ੇਸ਼ਨਾਗ _ਦੇ _ਸਿਰ _ਉਪਰਲੀ _ਧਰਤੀ _ਡੋਲ ਗਈ 
ਮਾਨੋ ਨਦੀ _('ਤਰੰਗਨਿ”) ਵਿਚ ਬੇੜੀ ਡੋਲਦੀ ਹੋਵੇ। ਘੋੜਿਆਂ ਦੇ ਨਾਲ ਵਲ 
ਉਡੀ ਧੂੜ (ਨੂੰ ਵੇਖ ਕੇ) ਕਵੀ ਦੇ ਮਨ ਵਿਚੋਂ ਉਪਮਾ ਦੇਣ ਦਾ ਦੂਰ 
ਮਾਨੋ ਸੰਸਾਰ _ਦੇ _ ਅਪਾਰ _ਭਾਰ _ ਨੂੰ ਉਤਾਰਨ _ਲਈ _ ਧਰਤੀ _ਬੂਹਮ-ਲੋਕ _ਨੂੰ ਚਲੀ 
ਹੌਵੇ।੧0੮। 
ਦੰਹਣਾ 

ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੇ _(ਆਪਣੇ _ਨਾਲ) ਬਲਵਾਨ _ਅਤੇ ਪ੍ਰਬਲ ਸੂਰਮਿਆਂ 
ਦਾ ਦਲ ਲੈ ਲਿਆ। ਪਰਬਤ ਦੇ ਨੇੜੇ ਜਾ ਕੇ ਘੇਰਾ ਪਾ ਲਿਆ ਅਤੇ ਖੂਬ _ਹੱਲਾ-ਗੁੱਲਾ 
ਮਚਾ _ਦਿੱਤਾ।੧0੯। 
ਨੰਗਾ 

ਜਦ _ਦੈੱਤਾਂ ਦਾ ਰੌਲਾ ਕੰਨਾਂ ਨਾਲ ਸੁਣਿਆ ਤਾਂ 
ਕ੍ਰੋਧ _ਕੀਤਾ। _ਤਦੋਂ ਸ਼ਰੀਰ ਉਤੇ ਸਾਰੇ _ਅਸਤ੍ਰ-ਸ਼ਸਤੁ _ਸਜਾ ਕੇ, 
ਉਤੇ ਚੜ੍ਹ _ਕੇ (ਯੁੱਧ ਲਈ ਵਧ) _ਚਲੀ। _ਪਰਬਤ _ ਤੋਂ 
(ਇੰਜ) ਪਈ ਜਿਸ ਦੀ ਉਪਮਾ (ਮੇਰੇ) ਮਨ ਵਿਚ 
ਨੂੰ ਵੇਖ _ਕੇ ਆਕਾਸ਼ _ਤੋਂ ਬਾਜ਼ _ਨੇ _ਝਪਟਾ _ਮਾਰਿਆ _ਹੋਵੇ।੧੧0। 


ਚੰਡੀ ਦੀ ਕਮਾਨ ਤੋਂ ਛੁੱਟੇ ਤੀਰ ਇਕ ਤੋਂ ਦਸ ਅਤੇ ਸੌ ਤੋਂ ਹਜ਼ਾਰ (ਦੀ ਗਿਣਤੀ 
ਵਿਚ) ਵਧੀ ਜਾ ਰਹੇ ਸਨ। ਅਤੇ ਫਿਰ ਲੱਖਾਂ ਹੋ ਕੇ ਦੈਂਤਾਂ ਦੇ ਤਨ ਵਿਚ _ਵਜਦੇ ਸਨ 
ਅਤੇ ਪਕੇ ਤੌਰ ਤੇ (ਉਥੇ) _ਗਡੇ ਜਾਂਦੇ ਸਨ। ਕਿਹੜਾ ਕਵੀ ਉਨ੍ਹਾਂ ਦੀ ਸਿਫ਼ਤ ਕਰ _ਸਕਦਾ 
ਹੈ? ਉਨ੍ਹਾਂ ਨੂੰ ਬਿਨਾ _ਕਢਿਆਂ (ਦੀ ਸਥਿਤੀ ਦੀ) ਵਡੀ _ਉਪਮਾ ਇਉਂ ਬਣਦੀ ਹੈ ਮਾਨੋ 


ਮੁੰਡ (ਨਾਂ ਦੇ ਦੈਂਤ ਨੇ) ਤਲਵਾਰ ਫੜ ਕੇ ਅਤੇ ਲਲਕਾਰਾ ਮਾਰ ਕੇ ਸ਼ੇਰ ਦੇ ਅੰਗ 
ਪ੍ਰਤਿ _ਅੰਗ _ਉਤੇ _ਵਾਰ _ਕੀਤਾ। ਫਿਰ _ਭਜ ਕੇ ਦੁਰਗਾ _('ਗਉਰਿ”) ਦੇ ਸ਼ਰੀਰ ਵਿਚ 
(ਤਲਵਾਰ) ਮਾਰੀ (ਜਿਸ _ਨਾਲ _ਉਸ ਦੇ) ਅੰਗ ਵਿਚੋਂ (ਲਹੂ ਦੀ) _ਧਾਰ _ਨਿਕਲੀ। _ਲਹੂ 


ਨਾਲ _ਲਿਬੜੀ (ਤਲਵਾਰ) ਦੈਂਤ ਦੇ ਹੱਥ _ਵਿਚ _ਥਰਥਰਾ _ਰਹੀ _ਸੀ। (ਇਸ ਦੀ ਉਪਮਾ) 
ਕੋਈ ਹੋਰ ਕਵੀ ਪਿਆ ਵਿਚਾਰੇ _(ਪਰ ਸਾਨੂੰ ਤਾਂ ਇੰਜ _ਲਗਦੀ _ਹੈ) ਮਾਨੋ _ਪੇਟ ਭਰਨ 
ਪਿਛੋਂ _ ਜਮਰਾਜ _ਪਾਨ ਖਾ __ਕੇ ਗੁਮਾਨ ਨਾਲ _ ਆਪਣੀ __ ਜੀਭ _ ਵੇਖ _ਰਿਹਾ _ਹੋਵੇ।੧੧੨। 


੧੧੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਘਾਉ ਕੈ ਦੈਤ ਚ਼ਲਿਓ ਜਬ ਹੀ ਤਬ ਦੇਵੀ ਨਿਖੰਗ ਤੇ ਬਾਨ ਸੁ ਕਾਢੇ। 
ਕਾਨ ਪ੍ਰਮਾਨ ਲਉ ਖੈਚ ਕਮਾਨ _ਚਲਾਵਤ ਏਕ ਅਨੇਕ ਹੁਇ ਬਾਢੇ। 
ਮੁੰਡ ਲੈ ਢਾਲ ਦਈ ਮੁਖ ਓਟਿ ਧਸੇ ਤਿਹ ਮਧਿ ਰਹੇ ਗਡਿ ਗਾਢੇ। 

ਮਾਨਹੁ ਕੂਰਮ ਪੀਠ ਪੈ ਨੀਠ ਭਏ ਸਹਸ ਫਨਿ ਕੇ ਫਨ ਠਾਢੇ। ੧੧੩। 


ਸਿੰਘਹਿ ਪ੍ਰ ਕੈ ਆਗੈ ਭਈ ਕਰਿ ਮੈ ਅਸਿ ਲੈ ਬਰ ਚੰਡ ਸੰਭਾਰਿਓ। 

ਮਾਰਿ ਕੇ ਧੂਰਿ ਕੀਏ ਚਕਚੂਰ ਗਿਰੇ ਅਰਿ ਪੂਰ ਮਹਾ ਰਨ ਪਾਰਿਓ। 

ਫੇਰਿ ਕੇ ਘੇਰਿ ਲਇਓ ਰਨ ਮਾਹਿ ਸੁ ਮੁੰਡ ਕੋ ਮੁੰਡ ਜੁਦਾ ਕਰਿ ਮਾਰਿਓ। 

ਐਸੇ ਪਰਿਓ ਧਰਿ ਊਪਰ ਜਾਇ ਜਿਉ ਬੇਲਹਿ ਤੇ ਕਦੂਆ ਕਟਿ ਡਾਰਿਓ। ੧੧੪। 


ਸਿੰਘ ਚੜੀ ਮੁਖ ਸੰਖ ਬਜਾਵਤ ਜਿਉ ਘਨ ਮੈ ਤੜਤਾ ਦੁਤਿ ਮੰਡੀ। 
ਚਕੂ _ਚਲਾਇ ਗਿਰਾਇ ਦਇਓ _ਅਰਿ ਭਾਜਤ ਦੈਤ ਬਡੇ _ਬਰਬੰਡੀ। 
ਭੂਤ _ਪਿਸਾਚਨਿ ਮਾਸ ਅਹਾਰ ਕਰੈ _ਕਿਲਕਾਰ ਖਿਲਾਰ ਕੇ ਝੰਡੀ। 
ਮੁੰਡ ਕੋ ਮੁੰਡ ਉਤਾਰ ਦਇਓ ਅਬ ਚੰਡ ਕੋ ਹਾਥ ਲਗਾਵਤ ਚੰਡੀ। ੧੧੫ 


ਮੁੰਡ ਮਹਾ ਰਨ ਮਧਿ ਹਨਿਓ ਫਿਰ ਕੈ ਬਰ ਚੌਡਿ ਤਬੈ ਇਹ ਕੀਨੌੋ। 
ਮਾਰਿ ਬਿਦਾਰ ਦਈ ਸਭ ਸੈਣ ਸੁ ਚੰਡਿਕਾ ਚੰਡ ਸੋ ਆਹਵ ਕੀਨੋ। 
ਲੈ ਬਰਛੀ ਕਰ ਮੈ ਅਰਿ ਕੋ ਸਿਰ ਕੈ ਬਰੁ ਮਾਰਿ ਜੁਦਾ ਕਰਿ _ਦੀਨੋ। 
ਲੈ ਕੇ ਮਹੇਸ ਤ੍ਰਿਸੂਲ ਗਨੇਸ ਕੋ ਰੁੰਡ ਕੀਓ ਜਨੁ ਮੁੰਡ ਬਿਹੀਨੋ। ੧੧੬। 
ਇਤ ਨੰ ਲੰਝਤੂ _ਨਟਕੇ ਸੰ ਲੰਡ _ਲਰੋਤ੍ਰੀਂ ਚੰਡ _੭ਡ _ੜਯੰਹਿ 
ਚਤੂਥ _ਧਲਾ/ਲ _ਗ਼ਤਨਆ _#ਤੁ__ ਸਭਨ _ਸਤ/ __ #/ 
ਨੱਰਠਾ 
ਘਾਇਲ ਘੂਮਤ ਕੋਟਿ ਜਾਇ ਪੁਕਾਰੇ ਸੁੰਭ ਪੈ। 
ਮਾਰੇ ਦੇਵੀ ਘੋਟਿ ਸੁਭਟ ਕਟਕ ਕੇ ਬਿਕਟ ਅਤਿ। ੧੧੭। 


ਦੰਹਨਾ 
ਰਾਜ ਗਾਤ ਕੇ ਬਾਤਿ ਇਹ ਕਹੀ ਜੁ ਤਾਹੀ ਠਉਰ। 
ਮਰਿ ਹੋ ਜੀਅਤਿ ਨ ਛਾਡਿ ਹੋ ਕਹਿਓ ਸਤਿ ਨਹਿ ਅਉਰ। ੧੧੮। 


ਤੁੰਡ ਸੁੰਭ ਕੇ ਚੰਡਿਕਾ ਚਢਿ ਬੋਲੀ ਇਹ ਭਾਇ। 
ਮਾਨੋ ਆਪਨੀ ਮਿਤ ਕੋ _ਲੀਨੋ ਅਸੁਰ _ਬੁਲਾਇ। _੧੧੯। 


ਕਈਆਂ ਬੀੜਾਂ ਵਿਚ ਇਥੋਂ ਤਕ ਇਸ ਪੁਸ਼ਪਿਕਾ ਦਾ ਪਾਠ ਇਸ ਤਰ੍ਹਾਂ ਹੈ- _#ਇਤ .ੰ ਆਰਕੰਡੇ ਠਰਾਨੇ 
ਚੰਡੀ 


ਚੰਡੀ _ਚਰਿਤ੍ੂ _(ਉਕਤਿ _ ਬਿਲਾਸ) ੧੧੨ 


ਜਦੋਂ _ਦੈੱਤ (ਦੇਵੀ ਨੂੰ) ਜ਼ਖਮੀ ਕਰਕੇ (ਵਾਪਸ) ਚਲਿਆ ਤਦੋਂ ਦੇਵੀ ਨੇ ਭੱਥੇ ਵਿਚੋਂ 


ਤੀਰ ਕੱਢ _ਲਿਆ। ਕਮਾਨ ਨੂੰ ਕੰਨ ਤਕ ਖਿਚ ਕੇ ਇਕ ਤੀਰ ਚਲਾਇਆ ਜੋ ਵਧ ਕੇ 
ਅਨੇਕ ਹੋ __ਗਏ। _ਮੁੰਡ (ਦੈਂਤ) ਨੇ ਢਾਲ ਲੈ ਕੇ ਮੂੰਹ ਨੂੰ ਓਟ ਦਿੱਤੀ, (ਪਰ _ਉਹ _ਤੀਰ 
ਢਾਲ) ਵਿਚ ਧਸ ਕੇ ਉਥੇ ਹੀ ਗਡੇ ਗਏ ਮਾਨੋ ਕੱਛੂ ਦੀ ਪਿਠ ਉਤੇ ਬੈਠੇ ਸ਼ੇਸ਼ਨਾਗ ਦੇ 


ਫਨ ਖੜੋਤੇ ਹੋਣ।੧੧੩। 
ਸ਼ੇਰ ਨੂੰ ਪ੍ਰੇਰ ਕੇ ਚੰਡੀ ਆਪਣੇ ਹੱਥ ਵਿਚ ਮਜ਼ਬੂਤ (ਬਰ) ਤਲਵਾਰ ਸੂਤ ਕੇ ਅਗੇ 


ਹੋਈ। ਉਸ ਨੇ ਵੈਰੀਆਂ ਦੇ ਸਮੂਹ (ਪੂਰ) ਨੂੰ ਚਕਨਾਚੂਰ ਕਰ ਕੇ ਧੂੜ _ਵਿਚ ਰੋਲ ਦਿੱਤਾ 
ਅਤੇ _ਘਮਸਾਨ ਯੁੱਧ _ਮਚਾਇਆ। (ਫਿਰ) ਘੁੰਮ ਕੇ ਮੁੰਡ ਦੈਂਤ ਨੂੰ _ਰਣ-ਭੂਮੀ _ਵਿਚ _ਘੇਰ 
ਲਿਆ ਅਤੇ ਉਸ ਦਾ ਸਿਰ (ਧੜ ਨਾਲੋਂ) ਵੱਖ _ਕਰ _ਦਿੱਤਾ। (ਉਹ) ਧਰਤੀ ਉਪਰ ਇੰਜ 
ਜਾ _ਕੇ ਡਿਗਿਆ ਜਿਵੇਂ _ਵੇਲ _ ਨਾਲੋਂ _ਕਦੂ ਕਟ ਕੇ ਸੁਟਿਆ ਜਾਂਦਾ _ਹੈ।੧੧੪। 


ਸ਼ੇਰ ਉਤੇ ਸਵਾਰ _ਅਤੇ ਮੂੰਹ ਨਾਲ ਸੰਖ _ਵਜਾਉਂਦੀ ਹੋਈ (ਦੇਵੀ ਇੰਜ ਲਗ ਰਹੀ 


ਸੀ) ਜਿਵੇਂ _ਬਦਲਾਂ ਵਿਚ ਬਿਜਲੀ ਦੀ ਚਮਕ _ਫਬ ਰਹੀ ਹੈ। ਚਕ੍ਰ ਚਲਾ ਕੇ (ਉਸ ਨੇ) 
ਵੈਰੀ ਨੂੰ _ਡਿਗਾ ਦਿੱਤਾ ਅਤੇ _ਵਡੇ _ਵਡੇ _ਬਲਵਾਨ ਦੈਂਤ _ਭਜ _ਗਏ। _ਭੂਤ ਅਤੇ _ਪਿਸ਼ਾਚ 
ਮਾਸ ਖਾਂ ਰਹੇ ਸਨ ਅਤੇ ਸਿਰ ਦੇ ਵਾਲ ਖਿਲਾਰ ਕੇ _ਕਿਲਕਾਰੀਆਂ ਮਾਰਦੇ ਸਨ। (ਚੰਡੀ 
ਨੇ) ਮੁੰਡ ਦੈਂਤ ਦਾ ਸਿਰ ਉਤਾਰ ਦਿੱਤਾ, ਹੁਣ ਚੰਡ (ਦੈਂਤ) ਨੂੰ ਹੱਥ ਲਾਉਂਦੀ ਹੈ (ਅਰਥਾਤ 
ਯੁੱਧ ਕਰਦੀ _ਹੈ)।੧੧੫। 
ਮੁੰਡ ਨੂੰ ਰਣ ਵਿਚ ਮਾਰ ਕੇ ਪ੍ਰਚੰਡ ਚੰਡੀ ਨੇ ਤਦ ਇਹ ਕੀਤਾ ਕਿ ਚੰਡ (ਦੈੱਤ) ਨਾਲ 

ਯੁੱਧ ਕਰ ਕੇ (ਉਸ ਦੀ) ਸਾਰੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ। ਹੱਥ ਵਿਚ ਬਰਛੀ ਲੈ ਕੇ 
ਵੈਰੀ ਦੇ ਸਿਰ ਵਿਚ ਜ਼ੋਰ ਨਾਲ ਮਾਰ ਕੇ (ਉਸ ਨੂੰ ਧੜ ਨਾਲੋਂ) ਵਖ ਕਰ ਦਿੱਤਾ, ਮਾਨੋ ਸ਼ਿਵ ਨੇ 
ਤ੍ਰੈਸ਼ੂਲ ਲੈ ਕੇ ਗਣੇਸ਼ ਦੇ ਧੜ ਨੂੰ ਸਿਰ ਤੋਂ ਬਿਨਾ ਕਰ ਦਿੱਤਾ ਹੋਵੇ।੧੧੬। 

#ਥੋ _ਯੰਝਤੂ _ਨਟਕਾ ਦਏ ਸੰ ਲੰਡ ਲਾਰਤੂ ਪੁਸ਼ਨਾ ਦੋ ਚੰਡ _੭ਡ ਕਹਾ” 

ਨਾਂ ਦਾ ਚੱਕਾ _ਅਹ%/ਲਇ _ਅ੫ਤ ਹੋਇਆ ਸਭ ਲਭ __2/5/ 
ਡਰਨਾ 


ਤੜਪਦੇ ਹੋਏ ਕਰੋੜਾਂ _ਘਾਇਲਾਂ (ਦੈਂਤਾਂ) ਨੇ ਜਾ ਕੇ ਸੁੰਭ (ਦੈਂਤ ਰਾਜੇ) ਅਗੇ 
ਕੀਤੀ _ਕਿ _ਦੇਵੀ ਨੇ (ਸਾਡੇ) _ਬਲਵਾਨ ਯੋਧੇ ਅਤੇ _ਭਿਆਨਕ _ ਸੈਨਾ _ਦਲ _ਮਾਰ 
ਹਨ।੧੧੭। 


ਪੁਕਾਰ 
ਦਿੱਤੇ 


ਦੰਹਰਾ 

ਦੈਂਤ ਰਾਜੇ ਨੇ ਉਸੇ ਸਥਾਨ ਤੇ ਮੂੰਹ ('ਗਾਤ”) ਤੋਂ ਇਹ ਗੌਲ ਕਹੀ ਕਿ (ਮੈਂ ਉਸ 
ਨੂੰ) ਮਾਰਾਂਗਾ, _ਜੀਉਂਦਾ _ਨਹੀਂ_ਛਡਾਂਗਾ। ਸਚ _ਕਹਿੰਦਾ ਹਾਂ, ਨ ਕਿ ਕੁਝ ਹੋਰ ਕਹਿੰਦਾ ਹਾਂ 
(ਝੂਠ ਨਹੀ _ਬੋਲਦਾ)।੧੧੮। 

ਇਸ ਭਾਵ ਨਾਲ ਚੰਡੀ _ਸੁੰਭ ਦੇ ਮੂੰਹ ਵਿਚ ਸਥਿਤ ਹੋ. ਕੇ ਬੋਲੀ, ਮਾਨੋ ਦੈਂਤ ਨੇ 
ਆਪਣੀ _ਮੌਤ ਨੂੰ (ਖ਼ੁਦ) ਬੁਲਾਇਆ _ ਹੋਵੇ।੧੧੯। 


੧੧੩ 


ਸੀ _ਦਸਮ-ਗ੍ਰੰਥ _ਸਾਹਿਬ 


ਸੁੰਭ ਨਿਸੁੰਭ ਸੁ ਦੁਹੁੰ ਮਿਲ ਬੈਠਿ ਮੰਤ੍ਰ ਤਬ ਕੀਨ। 

ਸੈਨਾ ਸਕਲ ਬੁਲਾਇ ਕੈ _ਸੁਭਟ ਬੀਰ ਚੁਨ ਲੀਨ। _੧੨0। 
ਰਕਤਬੀਜ ਕੋ ਭੇਜੀਏ ਮੰਤ੍ਰਨ ਕਹੀ _ਬਿਚਾਰ। 

ਪਾਥਰ ਜਿਉ ਗਿਰਿ ਡਾਰ ਕੇ ਚੰਡਹਿ _ਹਨੈ ਹਕਾਰਿ। ੧੨੧। 


ਸਰਨਾ 
ਭੇਜੋ ਕੋਊ ਦੂਤ ਗੂਹ ਤੇ ਲਿਆਵੈ ਤਾਹਿ ਕੋ। 
ਜੀਤਿਓ ਜਿਨਿ ਪੁਰਹੂਤ _ਭੁਜਬਲਿ ਜਾ ਕੇ ਅਮਿਤ ਹੈ। ੧੨੨। 


ਦੰਹਰਾ 
ਸ੍ਰੋਣਤ ਬਿੰਦ ਪੈ ਦੈਤ ਇਕੁ ਗਇਓ ਕਰੀ ਅਰਦਾਸਿ। 
ਰਾਜ ਬੁਲਾਵਤ ਸਭਾ ਮੈ ਬੇਗ ਚਲੋ ਤਿਹ _ਪਾਸਿ। ੧੨੩। 
ਰਕਤ ਬੀਜ ਨ੍ਰਿਪ ਸੁੰਭ ਕੋ ਕੀਨੋ ਆਨਿ ਪੁਨਾਮ। 
ਅਸੁਰ ਸਭਾ ਮਧਿ ਭਾਉ ਕਰਿ ਕਹਿਓ ਕਰਹੁ ਮਮ _ਕਾਮ। ੧੨੪੧ 
ਨਯਾ 
ਸੁਉਣਤ ਸ਼ਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ _ਕੀਨੋ। 
ਦੈ ਸਿਰਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ _ਲੀਨੋ। 
ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ। 
ਐਸੇ ਕਹਿਓ ਤਿਨ ਮਧਿ ਸਭਾ ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ। _੧੨੫। 


ਸੋੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹੁ ਮਹਾ ਦਲੁ ਲੈ ਕੈ। 

ਛਾਰ ਕਰੋ ਗਰੂਏ ਗਿਰ ਰਾਜਹਿ ਚੰਡਿ ਪਚਾਰਿ ਹਨੋ ਬਲੁ ਕੈ ਕੈ। 

ਕਾਨਨ ਮੈ ਨ੍ਰਿਪ ਕੀ ਸੁਨੀ ਬਾਤ ਰਿਸਾਤ ਚਲਿਓ ਚੜਿ ਉਪਰ ਗੈ ਕੈ। 

ਮਾਨੋ ਪੁਤਛ ਹੋਇ ਅੰਤਿਕ ਦੈਤਿ ਕੋ ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ। ੧੨੬। 


ਬੀਜ ਰਕਤ ਸੁ ਬੰਬ ਬਜਾਇ ਕੈ ਆਗੈ ਕੀਏ ਗਜ _ਬਾਜ ਰਥਈਆ। 
ਏਕ ਤੇ ਏਕ ਮਹਾ ਬਲਿ ਦਾਨਵ ਮੇਰ ਕੋ _ਪਾਇਨ ਸਾਥ ਮਥਈਆ। 
ਦੇਖਿ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟਿ ਬਾਧਿ ਭਥਈਆ। 
ਲੀਨੇ _ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੋ _ਸਥਈਆ। _੧੨੭। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧੩ 


ਤਦ ਸੁੰਭ ਅਤੇ ਨਿਸੁੰਭ ਦੋਹਾਂ ਨੇ ਬੈਠ ਕੇ ਸਲਾਹ ਕੀਤੀ ਅਤੇ _ਸਾਰੀ_ ਸੈਨਾ ਨੂੰ ਬੁਲਾ 
ਕੇ (ਉਸ ਵਿਚੋਂ) ਸੇਸ਼ਠ ਯੋਧੇ _ਚੁਣ _ ਲਏ।੧੨0। 

ਮੰਤਰੀਆਂ ਨੇ _ਵਿਚਾਰਪੂਰਵਕ ਕਿਹਾ ਕਿ _(ਇਸ ਕੰਮ ਲਈ) _ਰਕਤਬੀਜ ਨੂੰ _ਭੇਜਿਆ 
ਜਾਏ (ਕਿਉਂਕਿ ਉਹ) ਚੰਡੀ ਨੂੰ ਲਲਕਾਰ _ਕੇ ਪੱਥਰ _ਵਾਂਗ _ਪਰਬਤ _ਤੋਂ ਹੇਠਾਂ ਸੁਟ ਕੇ 
ਮਾਰ ਦੇਵੇਗਾ।੧੨੧। 
ਨੱਰਠਾ 

(ਰਾਜੇ ਸੁੰਭ ਨੇ _ਕਿਹਾ ਕਿ) ਕਿਸੇ ਦੂਤ (ਸੰਦੇਸ਼ ਵਾਹਕ ਭੇਜੋ (ਜੋ) ਉਸ ਨੂੰ 
ਘਰੋਂ (ਸਦ) ਲਿਆਵੇ, ਜਿਸ ਨੇ ਇੰਦਰ ('ਪੁਰਹੂਤ”) ਨੂੰ ਜਿਤ _ਲਿਆ, ਉਸ _ਦੀਆਂ ਭੁਜਾਵਾਂ 
ਵਿਚ _ ਅਮਿਤ _ ਸ਼ਕਤੀ _ਹੈ।੧੨੨। 
ਦੰਹਰਾ 

ਰਕਤ-ਬੀਜ _ਕੋਲ ਜਾ ਕੇ ਇਕ ਦੈਂਤ ਨੇ _ਬੇਨਤੀ ਕੀਤੀ _ਕਿ ਰਾਜਾ _(ਸੁੰਭ) ਸਭਾ 
ਵਿਚ ਬੁਲਾਉਂਦਾ ਹੈ, (ਤੁਸੀਂ) ਜਲਦੀ ਹੀ ਉਸ ਕੋਲ ਚਲੋ।੧੨੩। _ਰਕਤ-ਬੀਜ _ਨੇ ਰਾਜੇ 
ਸੁੰਭ ਨੂੰ ਆ ਕੇ ਪ੍ਰਨਾਮ ਕੀਤਾ। ਦੈੱਤਾ ਦੀ ਸਭਾ ਵਿਚ (ਸੱਜੇ ਬੈਠੇ ਰਾਜੇ ਨੇ) ਪ੍ਰੇਮ ਪੂਰਵਕ 


ਕਿਹਾ _ਕਿ _ਮੇਰਾ ਇਕ _ ਕੰਮ _ਕਰੋ।੧੨੪। 
ਨੂੰ 
ਰਕਤ-ਬੀਜ ਨੂੰ ਬੁਲਾ ਕੇ ਸੁੰਭ-ਨਿਸੁੰਭ ਨੇ ਆਦਰ ਸਹਿਤ ਬਿਠਾਇਆ ਅਤੇ (ਸਿਰ 


ਉਤੇ _ਧਾਰਨ ਕਰਨ _ਲਈ) _ਮੁਕਟ, ਵਡੇ _ਹਾਥੀ ਅਤੇ ਘੋੜੇ _ਦਿੱਤੇ (ਜਿਨ੍ਹਾਂ ਨੂੰ ਦੈਂਤ ਨੇ) 
ਪ੍ਰਸੰਨਤਾ ਪੂਰਵਕ _ਗੁਹਿਣ ਕਰ _ਲਿਆ। _(ਰਾਜੇ ਕੋਲੋਂ) ਪਾਨ _(ਦਾ _ਬੀੜਾ) ਲੈ ਕੇ _ਦੈੱਤ 
(ਰਕਤ-ਬੀਜ) ਨੇ ਕਿਹਾ ਕਿ ਚੰਡੀ ਦੇ ਧੜ ਨਾਲੋਂ ਹੁਣੇ ਸਿਰ _ਵਖਰਾ _ਕਰ ਦਿੰਦਾ ਹਾਂ 
(ਜਦੋਂ) ਉਸ ਨੇ ਇਸ ਤਰ੍ਹਾਂ ਸਭਾ ਵਿਚ ਕਿਹਾ (ਤਾਂ) ਰਾਜੇ ਨੇ ਪ੍ਰਸੰਨ ਹੋ ਕੇ ਛਤਰੀ ਵਾਲੀ 
ਅੰਬਾਰੀ _('ਮੇਘ-ਅਡੰਬਰ”) _ ਬਖੁਸ਼ _ਦਿੱਤੀ।੧੨੫। 


ਫ਼ੌਜ 
ਜਾਉ ਅਤੇ ਜਿਸ ਵਡੇ ਪਰਬਤ ਉਤੇ ਚੰਡੀ ਬੈਠੀ ਹੈ, _(ਉਸ ਨੂੰ) ਮਿੱਟੀ ਦਿਉ 
ਬਲ ਪੂਰਵਕ _ਚੰਡੀ ਨੂੰ ਲਲਕਾਰ _ਕੇ _ਮਾਰ _ਦਿਉ। ਕੰਨਾਂ ਨਾਲ ਰਾਜੇ _(ਸੁੰਭ) _ਦੀ 
ਸੁਣ _ਕੇ _(ਰਕਤ-ਬੀਜ) _ ਗੁੱਸੇ _ਨਾਲ _ਭਰਿਆ ਹਾਥੀ ਉਤੇ ਚੜ੍ਹ _ਕੇ _ਤੁਰ ਪਿਆ 
ਨੂੰ ਕਰਨ 


 ਕੈਂ ਗੌ, ੫ 


੮ 


ਜਮਰਾਜ _('ਅੰਤਕ”) ਰੂਪ ਹਾਥੀ ਪ੍ਰਗਟ _ਹੋ_ ਕੇ ਦੈਂਤ _(ਰਕਤ-ਬੀਜ) 
ਰਣ-ਭੂਮੀ ਨੂੰ ਚਲਿਆ ਹੋਵੇ।੧੨੬। 

ਰਕਤ-ਬੀਜ _ਨੇ ਨਗਾਰਾ ਵਜਾ ਕੇ ਹਾਥੀਆਂ, ਘੋੜਿਆਂ ਅਤੇ _ਚਥਾਂ_ ਨੂੰ 
(ਉਹ) ਦੈਂਤ ਇਕ ਤੋਂ ਇਕ ਵੱਧ ਕੇ ਬਲਵਾਨ ਸਨ (ਜੋ) ਧੈਰਾਂ ਨਾਲ ਸੁਮੇਰ 
ਮਿਧ ਸਕਦੇ ਸਨ। ਉਨ੍ਹਾਂ ਦੇ ਸੋਹਣੇ ਅਤੇ ਵਡੇ _ਸ਼ਰੀਰਾਂ ਨੂੰ ਵੇਖੋ (ਜਿਨ੍ਹਾਂ ਉਤੇ) ਕਵਚ 
ਹੋਏ ਹਨ ਅਤੇ _ਲਕ _ਨਾਲ ਭੱਥੇ ਬੰਨ੍ਹੇ ਹੋਏ ਹਨ (ਅਤੇ ਜਿਨ੍ਹਾਂ _ਨੇ) _ਕਮਾਨਾਂ, _ਬਾਣ 
ਕ੍ਰਿਪਾਨਾਂ ਆਦਿ _ (ਜੰਗੀ) _ਸਾਮਾਨ _ਲਿਆ _ਹੋਇਆ ਹੈ। 
(ਉਹ) ਨਾਲ ਲੈ ਕੇ ਜਾ ਰਿਹਾ ਹੈ।੧੨੭। 


ਕੈ ੩੩ 


ਕੈ 
ਹੈ ਨ 
੪ ਹੈ, ਜੈ %% 


੧੧੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਦੰਹਣਾ 
ਰਕਤ ਬੀਜ ਦਲ ਸਾਜ ਕੈ ਉਤਰੇ ਤਟਿ ਗਿਰਿ ਰਾਜ। 
ਸੁਵਣਿ _ਕੁਲਾਹਲ ਸੁਨਿ ਸਿਵਾ ਕਰਿਓ ਜੁਧ ਕੋ ਸਾਜ। _੧੨੮। 


ਰਾ 
ਹੁਇ ਸਿੰਘਹਿ ਅਸਵਾਰ _ਗਾਜ _ਗਾਜ ਕੈ _ਚੇਡਿਕਾ। 
ਚਲੀ ਪ੍ਰਬਲ ਅਸਿ ਧਾਰਿ ਰਕਤਿ ਬੀਜ ਕੇ ਬਧ ਨਮਿਤ। ੧੨੯। 
ਨੂੰ 
ਆਵਤ ਦੇਖ ਕੇ ਚੰਡਿ ਪੁਚੰਡ ਕੋ ਸ੍ਰੋਣਤਬਿੰਦ ਮਹਾ ਹਰਖਿਓ ਹੈ। 
ਆਗੇ ਹ੍ਹੈ ਸਤੂ ਧਸੈ ਰਨ ਮਧਿ ਸੁ ਕੂਧ ਕੇ ਜੁਧਹਿ ਕੋ ਸਰਖਿਓ ਹੈ। 
ਲੈ ਉਮਡਿਓ ਦਲੂ ਬਾਦਲੁ ਸੋ ਕਵਿ ਨੈ ਜਸੁ ਇਆ ਛਬਿ ਕੋ ਪਰਖਿਓ ਹੈ। 
ਤੀਰ ਚਲੈ ਇਮ _ਬੀਰਨ ਕੇ ਬਹੁ ਮੇਘ ਮਨੋ ਬਲੁ ਕੈ ਬਰਖਿਓ ਹੈ।੧੩0। 


ਬੀਰਨ ਕੇ ਕਰ ਤੇ ਛੁਟਿ ਤੀਰ ਸਰੀਰਨ ਚੀਰ ਕੇ ਪਾਰਿ _ਪਰਾਨੇ। 
ਤੋਰ ਸਰਾਸਨ ਫੋਰ ਕੈ ਕਉਚਨ ਮੀਨਨ ਕੇ ਰਿਪੁ ਜਿਉ ਥਹਰਾਨੇ। 
ਘਾਉ ਲਗੇ ਤਨ ਚੌਡਿ ਅਨੇਕ ਸੁ ਸੁਉਣ ਚਲਿਓ ਬਹਿ ਕੈ ਸਰਤਾਨੇ। 
ਮਾਨਹੁ ਫਾਰਿ ਪਹਾਰ ਹੂੰ ਕੋ ਸੁਤ ਤਛਕ ਕੇ _ਨਿਕਸੇ ਕਰ ਬਾਨੇ। ੧੩੧। 


ਬੀਰਨ ਕੇ ਕਰ ਤੇ ਛੁਟਿ ਤੀਰ ਸੁ ਚੰਡਿਕਾ ਸਿੰਘਨ ਜਿਉ ਭਭਕਾਰੀ। 
ਲੈ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਚਕ ਛੁਰੀ ਅਉ ਕਟਾਰੀ। 
ਕਾਟ ਕੈ ਦਾਮਨ ਛੇਦ ਕੈ ਭੇਦ ਕੈ ਸਿੰਧੁਰ ਕੀ ਕਰੀ ਭਿੰਨ ਅੰਬਾਰੀ। 
ਮਾਨਹੁ ਆਗ ਲਗਾਇ ਹਨੂ ਗੜ _ਲੰਕ _ਅਵਾਸ ਕੀ _ਡਾਰੀ _ਅਟਾਰੀ। ੧੩੨। 


ਤੋਰ ਕੈ ਮੋਰ ਕੈ ਦੈਤਨ ਕੇ ਮੁਖ ਘੋਰ ਕੇ ਚੰਡਿ ਮਹਾ ਅਸਿ ਲੀਨੋ। 
ਜੋਰ ਕੈ ਕੋਰ ਕੈ ਠੋਰ ਕੈ ਬੀਰ ਸੁ ਰਾਛਸ ਕੋ ਹਤਿ ਕੈ ਤਿਹ ਦੀਨੋ। 
ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾਡ ਚਬੀਨੋ। 


ਸੁਉਣ ਕੋ ਪਾਨ ਕਰਿਓ ਜਿਉ ਦਵਾ ਹਰਿ ਸਾਗਰ ਕੋ ਜਲ ਜਿਉ ਰਿਖਿ ਪੀਨੋ। ੧੩੩। 


ਵੇ 


ਚੋਡਿ ਪ੍ਰਚੰਡ ਕੁਵੰਡ ਕਰੈ ਗਹਿ ਜੁਧ ਕਰਿਓ ਨ ਗਨੇ ਭਟ ਆਨੇ। 
ਮਾਰਿ ਦਈ ਸਭ ਦੈਤ ਚਮੂੰ ਤਿਹ ਸੁਉਣਤ ਜੰਬੁਕ _ਗ੍ਰਿਝ _ਅਘਾਨੇ। 
ਭਾਲ ਭਇਆਨਕ ਦੇਖਿ ਭਵਾਨੀ ਕੋ ਦਾਨਵ ਇਉ ਰਨ ਛਾਡਿ ਪਰਾਨੇ। 


ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉ ਪਾਤ ਉਡਾਨੇ। ੧੩੪। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧੪ 


ਦੰਹਰਾ 

ਰਕਤ-ਬੀਜ ਨੇ ਫ਼ੌਜ ਨੂੰ (ਹਰ ਪਖੋਂ) ਤਿਆਰ ਕਰ ਕੇ ਸੁਮੇਰ ਪਰਬਤ _ਕੋਲ ਜਾ 
ਕੇ ਡੇਰਾ ਕੀਤਾ। (ਦੂਜੇ ਪਾਸੇ) ਚੰਡੀ ਨੇ (ਦੈਂਤਾਂ ਦੀ ਆਮਦ ਦਾ) ਰੌਲਾ ਸੁਣ ਕੇ ਯੁੱਧ ਲਈ 
ਤਿਆਰੀ _ ਕੀਤੀ।੧੨੮। 
ਨੱਰਨਾ 
ਉਤੇ _ਸਵਾਰ ਹੋਕੇ ਅਤੇ ਤਲਵਾਰ 
ਚਲ 


ਸ਼ੇਰ 
ਧਾਰਨ _ਕਰ _ਕੇ _ਰਕਤ-ਬੀਜ _ ਨੂੰ ਮਾਰਨ _ਲਈ ਪਈ।੧੨੯। 


ਪ੍ਰਚੰਡ ਚੰਡੀ ਨੂੰ ਆਉਂਦਾ ਵੇਖ _ਕੇ _ਰਕਤ-ਬੀਜ _ਬਹੁਤ _ਪ੍ੁਸੰਨ ਹੋਇਆ ਅਤੇ ਅਗੇ 
ਹੋ ਕੇ ਵੈਰੀ-ਦਲ ਵਿਚ _ਧਸ _ਗਿਆ। (ਫਿਰ) ਕ੍ਰੋਧ ਕਰ ਕੇ ਜੰਗ ਲਈ (ਹੋਰ) ਅਗੇ 
ਨ ਸੈਨਾ-ਦਲਾਂ ਨੂੰ ਲੈ ਕੇ ਚਲਿਆ। (ਉਸ ਦੀ) ਛਬ ਨੂੰ ਵੇਖ 
ਕੇ ਕਵੀ ਨੇ ਇੰਜ ਪਛਾਣਿਆ ਹੈ ਕਿ ਸੂਰਮਿਆਂ ਦੇ ਤੀਰ ਇੰਜ ਚਲਦੇ ਹਨ ਮਾਨੋ ਬਦਲ 
ਰਹੇ _ਹੋਣ।੧੩0। 
ਯੋਧਿਆਂ ਦੇ ਹੱਥਾਂ ਵਿਚੋਂ ਛੁਟ ਕੇ ਤੀਰ (ਵੈਰੀਆਂ ਦੇ) ਸ਼ਰੀਰਾਂ ਵਿਚੋਂ ਪਾਰ ਹੋ ਜਾਂਦੇ 
ਹਨ। _ਕਮਾਨਾਂ ਨੂੰ ਤੋੜ ਕੇ, _ਕਵਚਾਂ ਨੂੰ _ਫੋੜ ਕੇ _ਮੇਛੀਆਂ ਦੇ ਵੈਰੀ (ਦਧੀਰੇ ਪੰਛੀ ਵਾਂਗ 
ਤੀਰ ਸਿਰਾਂ ਉਤੇ) _ਮੁੰਡਰਾ ਰਹੇ _ਹਨ। _ਚੰਡੀ ਦੇ ਸ਼ਰੀਰ ਉਤੇ ਲਗੇ _ਕਈ ਜ਼ਖ਼ਮਾਂ ਵਿਚੋਂ 
ਲਹੂ ਨਦੀਆਂ ਵਾਂਗ _ਵਗ ਰਿਹਾ ਹੈ ਮਾਨੋ _ਪਰਬਤ ਨੂੰ ਫਾੜ ਕੇ _ਸੈਂਪ _(ਸੁਤ-ਤੱਛਕ) ਰੂਪ 
ਵਟਾ ਕੇ ਨਿਕਲੇ _ਹੋਣ।੧੩੧। 
(ਜਦੋਂ) ਵੀਰ-ਯੋਧਿਆਂ ਦੇ ਹੱਥੋਂ _ਤੀਰ ਛੁਟੇ ਤਾਂ ਚੰਡੀ ਨੇ _ਸ਼ੇਰਨੀ ਵਾਂਗ _ਭਬਕ _ਮਾਰੀ 


ਰੰ 
ਰੈ 
ਰੂ 
ਕੋ 


ਪੁਚੰਡ ਚੰਡੀ _ਨੇ ਹੱਥ _ਵਿਚ _ਧਨੁਸ਼ ਪਕੜ _ਕੇ (ਉਥੇ) ਆਏ ਹੋਏ ਅਣਗਿਣਤ 
ਯੋਧਿਆਂ _ਨਾਲ ਯੁੱਧ _ਕੀਤਾ। (ਦੈਂਤਾਂ ਦੀ) ਸਾਰੀ ਫ਼ੌਜ ਮਾਰ _ਦਿੱਤੀ। ਉਨ੍ਹਾਂ ਦੇ _ਲਹੁ _ਨਾਲ 
ਗਿਦੜ _ ਅਤੇ ਗਿਰਝਾਂ _ਰਜ _ਗਈਆਂ। _ਚੰਡੀ ਦੇ ਭਿਆਨਕ _ਮੌਥੇ (ਅਥਵਾ ਮੁਖ) 


੧੧੫ ਸ੍ਰੀ _ਦਸਮ-ਗ੍ਰੰਥ _ਸਾਹਿਬ 


ਆਹਵ ਮੈ ਖਿਝ ਕੈ ਬਰ ਚੰਡ ਕਰੈ ਧਰ ਕੈ ਹਰਿ ਪੈ ਅਰਿ ਮਾਰੇ। 
ਏਕਨ _ਤੀਰਨ ਚਕ ਗਦਾ _ਹਤਿ _ਏਕਨ ਕੇ ਤਨ ਕੇਹਰਿ ਫਾਰੇ। 
ਹੈ ਦਲ ਗੈ ਦਲ ਪੈਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ। 
ਸਿੰਧੁਰ ਐਸੇ ਪਰੇ ਤਿਹ ਠਉਰ ਜਿਉਂ ਭੂਮ ਮੈ ਝੂਮਿ ਗਿਰੇ ਗਿਰ ਭਾਰੇ। ੧੩੫। 


ਦੰਹਰ” 
ਰਕਤ ਬੀਜ ਕੀ ਚਮੂੰ ਸਭ ਭਾਗੀ ਕਰਿ ਤਿਹ ਤ੍ਰਾਸ। 
ਕਹਿਓ ਦੈਤ ਪੁਨਿ ਘੇਰ ਕੈ ਕਰੋ ਚੈਡਿ ਕੋ ਨਾਸ। ੧੩੬। 
ਨੰਗਾ 
ਕਾਨਨ ਸੈ ਸੁਨਿ ਕੈ ਇਹ ਬਾਤ ਸੁ ਬੀਰ ਫਿਰੇ ਕਰ ਮੈ ਅਸਿ ਲੈ ਲੈ। 
ਚੇਡਿ ਪ੍ਰਚੰਡ ਸੋ ਜੁਧੁ ਕਰਿਓ ਬਲਿ ਕੈ ਅਤ ਹੀ ਮਨ ਕ੍ੂਧਤ' ਹ੍ਹੈ ਕੈ। 
ਘਾਉ ਲਗੈ ਤਿਨ ਕੇ ਤਨ ਮੈ ਇਮ ਸੁਉਣ ਗਿਰਿਓ ਧਰਨੀ ਪਰੁ ਚੁਐ ਕੈ। 
ਆਗ ਲਗੇ _ਜਿਮੁ _ਕਾਨਨ ਮੈ ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਹੈ ਕੈ। ੧੩੭। 


ਆਇਸ ਪਾਇ ਕੈ ਦਾਨਵ ਕੋ ਦਲ ਚੈਡਿ ਕੇ ਸਾਮੁਹੇ ਆਇ ਅਰਿਓ ਹੈ। 
ਢਾਰ ਅਉ ਸਾਂਗ ਕ੍ਰਿਪਾਨਨਿ ਲੈ ਕਰ ਮੈ ਬਰ ਬੀਰਨ ਜੁਧ ਕਰਿਓ ਹੈ। 
ਫੇਰ ਫਿਰੇ ਨਹਿ ਆਹਵ ਤੇ ਮਨ ਮਹਿ ਤਿਹ ਧੀਰਜ ਗਾਢੋ ਧਰਿਓ ਹੈ। 
ਰੋਕ ਲਈ ਚਹੂੰ ਓਰ ਤੇ ਚੰਡਿ ਸੁ ਭਾਨ ਮਨੋ ਪਰਬੇਖ ਪਰਿਓ ਹੈ। ੧੩੮। 


ਕੋਪ ਕੈ ਚੈਡਿ ਪੁਚੰਡ ਕੁਵੰਡ ਮਹਾ ਬਲ ਕੈ ਬਲਵੰਡ ਸੰਭਾਰਿਓ। 

ਦਾਮਿਨਿ ਜਿਉ ਘਨ ਸੇ ਦਲ ਪੈਠਿਕੈ ਕੈ ਪੁਰਜੇ ਪੁਰਜੇ ਦਲੁ _ਮਾਰਿਓ। 
ਬਾਨਨਿ ਸਾਥ ਬਿਦਾਰ ਦਏ ਅਰਿ ਤਾ ਛਬਿ ਕੋ ਕਵਿ ਭਾਉ ਬਿਚਾਰਿਓ। 
ਸੂਰਜ ਕੀ _ਕਿਰਨੇ _ਸਰਮਾਸਹਿ ਰੇਨ ਅਨੇਕ ਤਹਾ ਕਰਿ _ਡਾਰਿਓ। ੧੩੯। 


ਚੇਡਿ ਚਮੂੰ ਬਹੁ ਦੈਤਨ ਕੀ ਹਤਿ ਫੇਰਿ ਪ੍ਰਚੰਡ ਕੁਵੰਡ ਸੰਭਾਰਿਓ। 
ਬਾਨਨ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾ ਭਭਕਾਰਿਓ। 
ਮਾਰ ਦਏ ਸਿਰਦਾਰ ਬਡੇ ਧਰਿ ਸੁਉਣ ਬਹਾਇ ਬਡੋ __ਰਨ ਪਾਰਿਓ। 
ਏਕ ਕੇ ਸੀਸ ਦਇਓ ਧਨੁ ਯੌ ਜਨੁ ਕੋਪ ਕੈ ਗਾਜ ਨੇ ਮੰਡਪ ਮਾਰਿਓ। ੧੪0। 
ਦੰਹਰਾ 
ਚੇਡਿ ਚਮੂੰ ਸਭ ਦੈਤ ਕੀ ਐਸੇ ਦਈ ਸੰਘਾਰਿ। 
ਪਉਨ ਪੂਤ ਜਿਉ ਲੰਕ ਕੋ _ਡਾਰਿਓ ਬਾਗ _ਉਖਾਰਿ। ੧੪੧। 


੧. 


ਆਵ ੭ ਆਰ 


ਚੰਡੀ _ਚਰਿਤੁ _ (ਉਕਤਿ _ ਬਿਲਾਸ) ੧੧੫ 


ਵਿਚ ਖਿਝ ਕੇ ਚੰਡੀ ਨੇ ਹੱਥ ਵਿਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ। 
ਪਾੜ _ਦਿੱਤਾ। ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਸੈਨਾ ਅਤੇ ਪੈਦਲ (ਫ਼ੌਜ) 


ਹੋਏ ਹਨ।੧੩੫। 
ਦੰਹਰਾ 


ਕੰਨਾਂ ਨਾਲ ਇਹ _ਗੱੌਲ ਸੁਣ ਕੇ ਹੱਥਾਂ ਵਿਚ ਤਲਵਾਰਾਂ ਲਈ _ਵੀਰ (ਦੈਂਤ) ਮੁੜ 
ਪਏ ਅਤੇ ਬਹੁਤ _ਕ੍ਰੋਧਵਵਾਨ ਹੋਕੇ ਪ੍ਰਚੰਡ _ਚੰਡੀ _ਨਾਲ ਜ਼ੋਰਦਾਰ ਯੁੱਧ _ਕੀਤਾ। ਉਨ੍ਹਾਂ _ ਦੇ 
ਸ਼ਰੀਰ ਤੇ ਲਗੇ ਜ਼ਖ਼ਮਾਂ ਵਿਚੋਂ ਲਹੂ ਚੋ_ਚੋ ਕੇ ਧਰਤੀ ਉਤੇ ਇਸ ਤਰ੍ਹਾਂ _ਡਿਗਦਾ ਹੈ (ਜਿਸ 
ਤਰ੍ਹਾਂ _`ਝਰਨਿਆਂ ਵਿਚੋਂ _ਜਲ _ਡਿਗਦਾ ਹੈ), ਜਿਵੇਂ ਜੰਗਲ _ਵਿਚ _ਅੱਗ _ਲਗਣ _ਨਾਲ _(ਤਿੜ 
ਤਿੜ ਦੀ ਆਵਾਜ਼ ਆਉਂਦੀ ਹੈ) ਤਿਵੇਂ ਸ਼ਰੀਰ ਉਤੇ _ਤੀਰ _ਵਜਣ ਦੀ ਧੁਨੀ ਹੋ ਰਹੀ 
ਹੰ।੧੩੭। 

(ਰਕਤ-ਬੀਜ _ਦੀ) ਆਗਿਆ ਪ੍ਰਾਪਤ _ਕਰ ਕੇ ਦੈਂਤਾਂ ਦੀ ਫ਼ੌਜ ਚੰਡੀ ਦੇ ਸਾਹਮਣੇ 
ਆ ਕੇ ਡਟ ਗਈ। ਹੱਥਾਂ ਵਿਚ ਢਾਲਾਂ, ਬਰਛੀਆਂ ਅਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆਂ 
ਨੇ ਯੁੱਧ _ਕਰਨਾ ਸ਼ੁਰੂ _ਕਰ _ਦਿੱਤਾ। _ਉਹ (ਦੈਂਤ) ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿਚ ਦ੍ਰਿੜ੍ਹ 
ਕਰਕੇ _ਜੰਗ ਤੋਂ _ਹਟਾਇਆਂ ਵੀ ਨਹੀਂ ਹਟਦੇ _ਹਨ। (ਉਨ੍ਹਾਂ ਨੇ) ਚੰਡੀ ਨੂੰ ਚੌਹਾਂ _ਪਾਸਿਆਂ 
ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ _ਪਰਿਵੇਖ (ਚਾਨਣ _ਦਾ ਘੇਰਾ) ਪਿਆ 
ਹੋਇਆ ਹੋਵੇ।੧੩੮। 

ਕੋਧਵਾਨ ਹੋਕੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹ _ਧਨੁਸ਼ ਨੂੰ 
ਅਤੇ (ਵੈਰੀ) ਸੈਨਾ ਵਿਚ ਦਾਖਲ ਹੋ ਕੇ (ਉਸ ਨੂੰ) ਪੁਰਜ਼ੇ ਪੁਰਜ਼ੇ ਕਰ ਦਿੱਤਾ 
ਦੇ ਸਮੂਹ _ਵਿਚ ਬਿਜਲੀ (ਚਮਕਦੀ _ਹੈ)। _ਵੈਰੀਆਂ ਨੂੰ ਤੀਰਾਂ _ਨਾਲ _ਨਸ਼ਟ _ਕਰ _ ਦਿੱਤਾ, 
ਉਸ ਨਜ਼ਾਰੇ ਲਈ _ਕਵੀ ਦੇ ਮਨ ਵਿਚ ਇਹ ਆਇਆ ਜਿਵੇਂ ਸੂਰਜ _ਦੀਆਂ ਕਿਰਨਾਂ _ਨਾਲ 
ਕੋਹਰੇ ਦੇ ਜਲ-ਕਣ ਉਡ ਜਾਂਦੇ ਹਨ (ਤਿਵੇਂ ਤੀਰਾਂ ਨੇ ਵੈਰੀਆਂ ਦੇ ਸ਼ਰੀਰਾਂ ਦੇ ਤੂੰਬੇ ਅਥਵਾ 
ਚੀਥੜੇ) _ਉਡਾ ਦਿੱਤੇ ਹਨ।੧੩੯। 

ਚੰਡੀ ਨੇ ਦੈਂਤਾਂ ਦੀ ਬਹੁਤ _ਸਾਰੀ ਸੈਨਾ _ਮਾਰ ਕੇ ਫਿਰ ਪ੍ਰਚੰਡ _ਧਨੁਸ਼ ਨੂੰ 
ਕੀਤਾ। _ਬਾਣਾਂ _ਨਾਲ _(ਵੈਰੀ ਦੀ) ਸੈਨਾ ਪਾੜ _ਦਿੱਤੀ ਅਤੇ ਬਲਵਾਨ ਸ਼ੇਰ _ਵੀ ਜ਼ੋਰ ਨਾਲ 
ਦਹਾੜ੍ਹਿਆ। _ਵਡੇ ਵਡੇ (ਸੈਨਿਕ) ਸਰਦਾਰ _ਮਾਰ ਦਿੱਤੇ ਅਤੇ _ਧਰਤੀ _ਉਤੇ ਲਹੂ _ਵਹਾ 
ਤਕੜਾ ਯੁੱਧ _ਕੀਤਾ। ਇਕ (ਦੈਂਤ) ਦੇ ਸਿਰ ਉਤੇ ਇਸ ਤਰ੍ਹਾਂ _ਧਨੁਸ਼ ਮਾਰਿਆ ਮਾਨੋ ਬਿਜਲੀ 
ਨੇ ਕ੍ਰੋਧ _ਕਰ ਕੇ ਮਹੱਲ _ਢਾਹ _ ਦਿੱਤਾ _ਹੋਵੇ।੧੪0। 
ਦੰਹਰਾ 

ਦੈਂਤ ਦੀ ਸਾਰੀ ਫ਼ੌਜ ਨੂੰ ਚੰਡੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ ਜਿਸ ਤਰ੍ਹਾਂ ਹਨੂਮਾਨ 
(ਪਉਨ-ਪੂਤ”) ਨੇ _ਲੰਕਾ _ਦਾ _ ਬਾਗ _ਪੁਟ _ਸੁਟਿਆ _ਸੀ।੧੪੧। 


੧੧੬ 


ਗਾਜ ਕੈ ਚੈਡਿ ਮਹਾਬਲਿ ਮੇਘ ਸੀ ਬੂੰਦਨ ਜਿਉ ਅਰਿ ਪੈ ਸਰ ਡਾਰੇ 
ਦਾਮਿਨਿ ਸੋ ਖਗ ਲੈ ਕਰਿ ਮੈ ਬਹੁ ਬੀਰ ਅਧੰ ਧਰ ਕੈ ਧਰਿ ਮਾਰੇ। 
ਘਾਇਲ ਘੂਮ ਪਰੇ ਤਿਹ ਇਉਂ ਉਪਮਾ ਮਨ ਮੈ ਕਵਿ ਯੋ ਅਨੁਸਾਰੇ 
ਸੁਉਨ ਪੁਵਾਹ ਮਨੋ ਸਰਤਾ ਤਿਹ ਮਧਿ ਧਸੀ ਕਰਿ ਲੋਥ _ਕਰਾਰੇ। _੧੪੨। 


ਐਸੇ ਪਰੇ ਧਰਨੀ ਪਰ ਬੀਰ ਸੁ ਕੈ ਕੈ ਦੁਖੰਡ ਜੁ ਚੰਡਿਹਿ ਡਾਰੇ। 

ਲੋਥਨ ਉਪਰ _ਲੋਥ ਗਿਰੀ ਬਹਿ ਸੁਉਣ ਚਲਿਓ ਜਨੁ ਕੋਟ ਪਨਾਰੇ 

ਲੈ ਕਰਿ ਬਿਯਾਲ ਸੋ _ਬਿਯਾਲ ਬਜਾਵਤ ਸੋ ਉਪਮਾ ਕਵਿ ਯੌ ਮਨਿ ਧਾਰੇ 
ਮਾਨੋ ਮਹਾ ਪ੍ਰਲਏ ਬਹੇ ਪਉਨ ਸੋ ਆਪਸਿ ਮੈ ਭਿਰ ਹੈ ਗਿਰਿ ਭਾਰੇ। ੧੪੩ 


ਲੈ ਕਰ ਮੈ ਅਸਿ ਦਾਰੁਨ ਕਾਮ ਕਰੇ ਰਨ ਮੈ ਅਰਿ ਸੋ ਅਰਿਣੀ ਹੈ। 
ਸੂਰ ਹਨੇ ਬਲਿ ਕੈ ਬਲੁਵਾਨ ਸੁ _ਸੂਉਨ ਚਲਿਓ ਬਹਿ ਬੈਤਰਨੀ ਹੈ 
ਬਾਹ ਕਟੀ ਅਧ ਬੀਚ ਤੇ ਸੁੰਡ ਸੀ ਸੋ ਉਪਮਾ ਕਵਿ ਨੇ ਬਰਨੀ ਹੈ 
ਆਪਸਿ ਮੈ ਲਰ ਕੈ ਸੁ ਮਨੋ ਗਿਰਿ ਤੇ ਗਿਰੀ ਸਰਪ ਕੀ ਦੁਇ ਘਰਨੀ ਹੈ। ੧੪੪ 


ਦੰਹਰਾ 
ਸਕਲ _ਪ੍ੁਬਤ ਦਲ ਦੈਤ ਕੋ ਚੰਡੀ ਦਇਓ _ਭਜਾਇ। 
ਪਾਪ ਤਾਪ ਹਰਿ ਜਾਪ ਤੇ ਜੈਸੇ ਜਾਤ ਪਰਾਇ। ੧੪੫। 
ਨੰਗਾ 
ਭਾਨੁ ਤੇ ਜਿਉ ਤਮ ਪਉਨ ਤੇ ਜਿਉ ਘਨੁ ਮੋਰ ਤੇ ਜਿਉ ਫਨਿ ਤਿਉ ਸੁਕਚਾਨੇ 
ਸੂਰ ਤੇ ਕਾਤੁਰੁ ਕੂਰ ਤੇ ਚਾਤੁਰੁ ਸਿੰਘ ਤੇ ਸਾਤੁਰ ਏਣਿ ਡਰਾਨੇ 
ਸੂਮ ਤੇ ਜਿਉ ਜਸੁ ਬਿਓਗ ਤੇ ਜਿਉ ਰਸੁ ਪੂਤ ਕਪੂਤ ਤੇ ਜਿਉ ਬੰਸੁ ਹਾਨੇ। 
ਧਰਮ ਜਿਉ ਕੁਧ ਤੇ ਭਰਮ ਸੁਬੁਧ ਤੇ ਚੰਡ ਕੇ ਜੁਧ ਤੇ ਦੈਤ ਪਰਾਨੇ। ੧੪੬ 


ਫੇਰ ਫਿਰੈ ਸਭ ਜੁਧ ਕੇ ਕਾਰਨ ਲੈ ਕਰਵਾਨ ਕੁਧ ਹੁਇ ਧਾਏ। 
ਏਕ ਲੈ ਬਾਨ _ਕਮਾਨਨ ਤਾਨ ਕੈ ਤੂਰਨ ਤੇਜ ਤੁਰੰਗ ਤੁਰਾਏ। 
ਧੂਰਿ ਉਡੀ ਖੁਰ ਪੂਰਨ ਤੇ ਪਥ ਉਰਧ ਹੁਇ ਰਵਿ ਮੰਡਲ ਛਾਏ। 
ਮਾਨਹੁ ਫੇਰ ਰਚੇ ਬਿਧਿ ਲੋਕ ਧਰਾ ਖਟ ਆਠ ਅਕਾਸ _ਬਨਾਏ। ੧੪੭ 


ਸ਼ੰਯਾ 
ਜਿਵੇਂ ਸੂਰਜ _ਤੋਂ ਹਨੇਰਾ, ਜਿਵੇਂ ਹਵਾ ਤੋਂ ਬਦਲ, ਜਿਵੇਂ _ਮੋਰ ਤੋਂ _ਫਨੀਅਰ ਡਰ 
ਜਾਂਦੇ ਹਨ _(ਸੁੰਗੜ ਜਾਂਦੇ ਹਨ), ਤਿਵੇਂ ਸੂਰਮੇ ਤੋਂ _ਕਾਇਰ, ਝੂਠ _ਤੋਂ ਸਿਆਣਪ ਅਤੇ ਸ਼ੇਰ 
ਤੋਂ ਹਿਰਨ ('ਏਣਿ”) ਤੁਰਤ (“ਸਾਤੁਰ”) ਭੈਭੀਤ ਹੋ ਜਾਂਦੇ ਹਨ। ਜਿਵੇਂ ਕੰਜੂਸ ਤੋਂ ਯਸ਼, ਜਿਵੇਂ 
ਵਿਯੋਗ ਤੋਂ ਆਨੰਦ _ਅਤੇ ਜਿਵੇਂ ਕੁਪੁੰਤਰ ਤੋ ਖਾਨਦਾਨ ਦਾ ਨੁਕਸਾਨ ਹੁੰਦਾ ਹੈ ਅਤੇ ਕ੍ਰੋਧ 
ਤੋਂ ਧਰਮ ਦਾ, ਸੁਬੁੱਧ ਤੋਂ ਭਰਮ (ਭਜ ਜਾਂਦਾ ਹੈ, ਉਵੇਂ) ਚੰਡੀ ਦੇ ਯੁੱਧ ਤੋਂ ਦੈਂਤ ਨਸ ਜਾਂਦੇ 
ਹਨ।੧੪੬। 
ਯੁੱਧ _ਲਈ ਫਿਰ _ਸਭ ਮੁੜ _ਪਏ ਅਤੇ ਕ੍ਰੋਧਵਵਾਨ ਹੋਕੇ (ਹੱਥ _ਵਿਚ) ਤਲਵਾਰਾਂ 
ਧਾਰਨ _ਕਰਦੇ ਹੋਇਆਂ ਹਮਲਾਵਰ _ਹੋਏ। _ਕਈ ਹੱਥਾਂ _ਵਿਚ ਤੀਰ ਲੈ ਕੇ ਅਤੇ ਕਮਾਨਾਂ 
ਵਿਚ _ਕਸ ਕੇ ਛੇਤੀ ਨਾਲ ਘੋੜਿਆਂ ਨੂੰ ਤੋਰਦੇ _ਹਨ। (ਘੋੜਿਆਂ ਦੇ) ਸੁੰਮਾਂ ਨਾਲ _ਉਡੀ 
ਧੂੜ _ਨੇ ਉਪਰਲੇ ਰਸਤੇ _(ਆਕਾਸ਼) _ਵਿਚ _ਪਸਰ _ਕੇ ਸੂਰਜ ਦੇ ਮੰਡਲ ਨੂੰ ਲੁਕਾ _ਦਿੱਤਾ 
ਅਤੇ 


ਹੈ, ਮਾਨੋ ਬੂਹਮਾ ਨੇ ਫਿਰ ਲੋਕਾਂ ਦੀ ਰਚਨਾ ਕੀਤੀ ਹੈ (ਜਿਨ੍ਹਾਂ `ਵਿਚ) ਛੇ ਧਰਤੀਆਂ 
ਅੱਠ ਆਕਾਸ਼ _ਬਣਾਏ _ ਹਨ।੧੪੭। 


੧੧੭ 


ਸੀ _ਦਸਮ-ਗ੍ਰੰਥ ਸਾਹਿਬ 


ਚੰਡ ਪ੍ਰਚੰਡ ਕੁਵੰਡ ਲੈ ਬਾਨਨਿ ਦੈਤਨ ਕੇ ਤਨ ਤੂਲਿ ਜਿਉ ਤੂੰਬੇ। 
ਮਾਰ ਗਇੰਦ ਦਏ ਕਰਵਾਰ ਲੈ ਦਾਨਵ ਮਾਨ ਗਇਓ ਉਡ ਪੂੰਬੇ। 
ਬੀਰਨ ਕੇ ਸਿਰ ਕੀ ਸਿਤ ਪਾਗ ਚਲੀ ਬਹਿ _ਸ੍ਰੋਨਤ ਊਪਰ ਖੂੰਬੇ। 
ਮਾਨਹੁ _ਸਾਰਸੁਤੀ ਕੇ ਪੂਵਾਹ ਮੈ ਸੂਰਨ ਕੇ ਜਸ ਕੈ ਉਠੇ ਬੂੰਬੇ। ੧੪੮। 


ਦੇਤਨ ਸਾਥ ਗਦਾ ਗਹਿ ਹਾਥਿ ਸੁ ਕ੍ਰਧ ਹ੍ਹੈ ਜੁਧੁ ਨਿਸੰਗ ਕਰਿਓ ਹੈ। 
ਪਾਨਿ ਕ੍ਰਿਪਾਨ ਲਏ ਬਲਵਾਨ ਸੁ ਮਾਰ ਤਬੈ ਦਲ ਛਾਰ ਕਰਿਓ ਹੈ। 
ਪਾਗ ਸਮੇਤ ਗਿਰਿਓ ਸਿਰ ਏਕ ਕੋ ਭਾਉ ਇਹੇ ਕਬਿ ਤਾ ਕੋ ਧਰਿਓ ਹੈ। 
ਪੂਰਨਿ ਪੁੰਨ ਪਏ ਨਭ ਤੇ ਸੁ ਮਨੋ ਭੁਅ ਟੂਟ ਨਛਤ੍ਰ ਪਰਿਓ ਹੈ। ੧੪੯। 


ਬਾਰਿਦ ਬਾਰਨ ਜਿਉ ਨਿਰਵਾਰਿ ਮਹਾ ਬਲ _ਧਾਰਿ ਤਬੇ ਇਹ ਕੀਆ। 
ਪਾਨਿ ਲੈ ਬਾਨ _ਕਮਾਨ ਕੋ _ਤਾਨਿ ਸੰਘਾਰ ਸਨੇਹ ਤੇ _ਸੁਉਨਤ ਪੀਆ। 
ਏਕ ਗਏ ਕੁਮਲਾਇ ਪਰਾਇ ਕੈ ਏਕਨ ਕੋ _ਧਰਕਿਓ ਤਨਿ _ਹੀਆ। 
ਚੰਡ ਕੇ ਬਾਨ ਕਿਧੋ ਕਰ _ਭਾਨਹਿ ਦੇਖਿ ਕੈ ਦੈਤ ਗਈ ਦੁਤਿ ਦੀਆ। ੧੫0। 


ਲੈ ਕਰ ਮੈ ਅਸਿ ਕੋਪ ਭਈ ਅਤਿ ਧਾਰ ਮਹਾ ਬਲ ਕੋ ਰਨ ਪਾਰਿਓ। 
ਦਉਰ ਕੈ ਠਉਰ ਹਤੇ ਬਹੁ ਦਾਨਵ ਏਕ ਗਇੰਦੁ ਬਡੋ ਰਨਿ ਮਾਰਿਓ। 
ਕਉਤਕਿ ਤਾ ਛਬਿ ਕੋ ਰਨ ਪੇਖਿ ਤਬੈ ਕਬਿ ਇਉ ਮਨ ਮਧਿ ਬਿਚਾਰਿਓ। 
ਸਾਗਰ _ਬਾਂਧਨ ਕੇ ਸਮਏ ਨਲ ਮਾਨੋ __ਪਹਾਰ _ਉਖਾਰ ਕੇ _ਡਾਰਿਓ। ੧੫੧। 


ਦੰਹਰਾ 
ਮਾਰ ਜਬੈ ਸੈਨਾ ਲਈ ਤਬੈ ਦੈਤ ਇਹ ਕੀਨ। 
ਸਸਤ੍ ਧਾਰ ਕਰਿ ਚੰਡਿ ਕੇ ਬਧਿਬੇ ਕੋ ਮਨ ਦੀਨ। ੧੫੨। 


ਹਯਾ 


ਦੱ 


ਬਾਹਨਿ ਸਿੰਘ ਭਇਆਨਕ ਰੂਪ _ਲਖਿਓ ਸਭ _ਦੈਤ ਮਹਾ ਡਰ _ਪਾਇਓ। 
ਸੰਖ ਲੀਏ ਕਰਿ ਚਕ੍ਰ ਅਉ ਬਕ _ਸਰਾਸਨ ਪਤ _ਬਚਿਤੁ _ਬਨਾਇਓ। 
ਧਾਇ ਭੁਜਾ ਬਲ ਆਪਨ ਹ੍ਹੈ ਹਮ ਸੋ ਤਿਨਯੋ ਅਤਿ ਜੁਧੁ ਮਚਾਇਓ। 


ਕ੍ਰੋਧ ਕੈ ਸੁਉਣਤ ਬਿੰਦ ਕਹੈ ਰਨਿ ਇਆਹੀ ਤੇ ਚੋਡਿਕਾ ਨਾਮ _ਕਹਾਇਓ। ੧੫੩। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧੭ 


ਪ੍ਰਚੰਡ ਚੰਡੀ ਨੇ _ਧਨੁਸ਼ ਲੈ ਕੇ ਬਾਣਾਂ ਨਾਲ ਦੈਂਤਾਂ ਦੇ ਸ਼ਰੀਰਾਂ ਨੂੰ ਰੂੰ ਵਾਂਗ ਤੂੰਬੇ 
ਤੂੰਬੇ ਕਰ _ਦਿੱਤਾ ਹੈ। _(ਚੰਡੀ ਨੇ) ਤਲਵਾਰ ਨਾਲ (ਦੈਂਤ-ਦਲ ਦੇ) ਹਾਥੀਆਂ ਨੂੰ ਮਾਰ ਦਿੱਤਾ 
ਹੈ। _(ਫਲਸਰੂਪ) _ਦੈੱਤਾਂ _ਦਾ _ਹੰਕਾਰ _ਔਕ _ਦੀਆਂ _ਬੁੱਢੀਆਂ ਵਾਂਗ _ਉਡ-ਪੁਡ ਗਿਆ ਹੈ 
ਸੂਰਮਿਆਂ ਦੇ _ਸਿਰਾਂ ਦੀਆਂ ਸਫ਼ੈਦ _ਪਗੜੀਆਂ ਲਹੂ _ਉਤੇ ਖੁੰਬਾਂ ਵਾਂਗ _ਵਹਿ _ਰਹੀਆਂ _ਹਨ। 
ਇਹ ਦ੍ਰਿਸ਼ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਰਸਵਤੀ ਨਦੀ ਦੇ ਪ੍ਰਵਾਹ _ਵਿਚ _ਸੂਰਮਿਆਂ 
ਦੇ ਯਸ਼ ਦੇ ਬੁਲਬੁਲੇ _(ਬੂੰਬੇ) _ਉਠ _ਰਹੇ _ਹੋਣ।੧੪੮। 

(ਫਿਰ ਚੰਡੀ ਨੇ) ਹੱਥ ਵਿਚ ਗਦਾ ਧਾਰਨ ਕਰ ਕੇ ਕ੍ਰੋਧ ਨਾਲ ਨਿਸੰਗ ਹੋ. ਕੇ ਦੈਂਤਾਂ 
ਨਾਲ ਯੁੱਧ ਸ਼ੁਰੂ _ਕਰ _ਦਿੱਤਾ। ਹੱਥ ਵਿਚ ਮਜ਼ਬੂਤ ਤਲਵਾਰ ਲੈ ਕੇ (ਦੈਂਤਾਂ ਦੇ) ਦਲ ਨੂੰ 
ਮਾਰ _ਕੇ ਮਿੱਟੀ ਵਿਚ _ ਮਿਲਾ _ਦਿੱਤਾ। _ਇਕ ਦੈਂਤ _ਦਾ ਪਗੜੀ __ ਸਮੇਤ _ਸਿਰ ਡਿਗਿਆ 
ਹੋਇਆ ਹੈ, (ਉਸ ਦਾ) ਭਾਵ ਕਵਿਤਾ ਵਿਚ (ਕਵੀ ਨੇ) ਇੰਜ ਬਿਆਨ ਕੀਤਾ ਹੈ, ਮਾਨੋ 


ਪੰਨਾਂ ਦੇ ਪੂਰੇ _ਹੋਣ _ਤੇ _ਆਕਾਸ਼ ਤੋਂ ਤਾਰਾ (ਨਛੱਤਰ) ਟੁਟ _ਕੇ _ਧਰਤੀ _ਉਤੇ _ਡਿਗਿਆ 


੫ = 


ਹੂ ਕੇ) ਇਕ ਤਾਂ ਘਬਰਾ ਕੇ ਨਸ ਗਏ 
ਹਨ ਅਤੇ ਇਕਨਾਂ ਦੇ ਤਨ ਵਿਚ ਦਿਲ ਧੜਕਨ ਲਗ _ਗਿਆ। ਚੰਡੀ ਦੇ ਤੀਰ ਹਨ ਅਥਵਾ 
ਸੂਰਜ ਦੀਆਂ ਕਿਰਨਾਂ ਹਨ (ਜਿਨ੍ਹਾਂ ਨੂੰ) ਵੇਖ ਕੇ ਦੈਂਤਾਂ ਦੇ ਦੀਵਿਆਂ ਦੀ ਰੌਸ਼ਨੀ ਚਲੀ ਗਈ 
ਹੰ।੧੫0। 

(ਚੰਡੀ ਨੇ) ਹੱਥ ਵਿਚ ਤਲਵਾਰ ਲੈ ਕੇ ਅਤੇ ਕ੍ਰੋਧਵਾਨ ਹੋਕੇ ਅਤਿ ਅਧਿਕ ਬਲ 
ਸਹਿਤ ਘੋਰ ਯੁੱਧ _ਮਚਾਇਆ। ਆਪਣੀ ਥਾਂ _ਤੋਂ ਅਗੇ ਵੱਧ ਕੇ ਬਹੁਤੇ ਦੈਂਤਾਂ ਅਤੇ ਇਕ 
ਵੱਡੇ ਹਾਥੀ ਨੂੰ ਰਣ ਵਿਚ ਮਾਰਿਆ। ਰਣ ਵਿਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ 
ਕਵੀ ਨੇ ਮਨ ਵਿਚ ਇੰਜ ਵਿਚਾਰਿਆ ਮਾਨੋ ਸਮੁੰਦਰ ਨੂੰ ਬੰਨ੍ਹ ਮਾਰਨ ਵੇਲੇ ਨਲ ਨੇ ਪਰਬਤ 
ਪੁਟ _ਕੇ ਸੁਟ ਦਿੱਤਾ _ਹੋਵੇ।੧੫੧। 
ਦੰਹਰਾ 


ਜਦੋਂ (ਚੰਡੀ ਨੇ ਦੈਂਤਾਂ ਦੀ) ਫ਼ੌਜ ਮਾਰ ਲਈ, ਤਦੋਂ (ਰਕਤ-ਬੀਜ) ਨੇ ਇਹ ਕੰਮ 
ਕੀਤਾ ਕਿ ਸ਼ਸਤ੍ਰ _ਧਾਰਨ ਕਰ ਕੇ ਚੰਡੀ ਮਾਰਨ _ਦਾ (ਖਿਆਲ) ਮਨ ਵਿਚ 
'"ਲਿਆਉ 'ਦਾ।੧੫੨। 


2੧੨ 


ਅੰਗਾਂ 

ਸ਼ੇਰ ਦੀ ਸਵਾਰ (ਚੰਡੀ) ਦਾ ਭਿਆਨਕ ਰੂਪ ਵੇਖ ਕੇ ਸਾਰੇ _ਦੈੱਤਾਂ ਨੇ _ਬਹੁਤ ਡਰ 
ਮੰਨਿਆ ਹੈ। (ਦੇਵੀ ਨੇ) ਹੱਥ ਵਿਚ ਸੰਖ _ਅਤੇ _ਚੌਕਰ _ਲਿਆ ਹੋਇਆ ਹੈ ਅਤੇ ਟੇਢੀ 
ਧਨੁਸ਼ _ਉਤੇ _ ਖੰਭਾਂ _ਵਾਲਾ _ਤੀਰ _(ਪਤ੍ਹ) _ਬਹੁਤ _ਵਿਚਿਤ੍ਰ _ਢੰਗ _ਨਾਲ ਸਜਾਇਆ _ਹੋਇਆ 


ਰਣ ਵਿਚ ਮੇਰੇ _ਨਾਲ ਯੁੱਧ _ਮਚਾ। _(ਅਗੋਂ 
ਤਾਂ 


ਬਲ ਹੈ ਤਾਂ 
ਇਸੇ ਕਰ ਕੇ (ਮੈਂ ਆਪਣਾ ਨਾਂ) ਚੰਡਿਕਾ ਅਖਵਾਇਆ 


੧੧੮ 


ਸੀ _ਦਸਮ-ਗ੍ਰੰਥ _ਸਾਹਿਬ 


ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੇ ਆਪਨ ਹੀ ਸੁ ਭਿਰਿਓ ਹੈ। 


ਚੋਡਿ ਪ੍ਰਚੈਡਿ ਸੋ ਜੁਧੁ ਕਰਿਓ ਅਸਿ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ। 
ਲੈ ਕੇ ਕੁਵੰਡ ਕਰੈ ਬਲ ਧਾਰ ਕੈ ਸ੍ਰੋਨ ਸਮੂਹ ਮੈ ਐਸੇ ਤਰਿਓ ਹੈ। 


ਦੇਵ ਅਦੇਵ ਸਮੁੰਦੁ ਮਥਿਓ ਮਾਨੋ ਮੇਰ ਕੋ ਮਧਿ ਧਰਿਓ ਸੁ ਫਿਰਿਓ ਹੈ। ੧੫੪। 


ਕ੍ੁਧ ਕੈ ਜੁਧ ਕੇ ਦੈਤ ਬਲੀ ਨਦ ਸ੍ਰੋਨ ਕੋ ਤੈਰ ਕੇ ਪਾਰ ਪਧਾਰਿਓ। 
ਲੈ _ਕਰਵਾਰ ਅਉ ਢਾਰ_ਸੰਭਾਰ ਕੈ ਸਿੰਘ ਕੋ ਦਉਰ ਕੈ ਜਾਇ ਹਕਾਰਿਓ। 
ਆਵਤ ਪੇਖ ਕੈ ਚੈਡਿ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ। 
ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ _ਡਾਰਿਓ। ੧੫੫। 


ਫੇਰ ਉਠਿਓ ਕਰਿ ਲੈ ਕਰਵਾਰ ਕੋ ਚੰਡ ਪੁਚੰਡ ਸਿਉ ਜੁਧ ਕਰਿਓ ਹੈ। 
ਘਾਇਲ ਕੈ ਤਨ ਕੇਹਰ ਤੇ ਬਹਿ ਸੂਉਨ ਸਮੂਹ ਧਰਾਨਿ ਪਰਿਓ ਹੈ। 
ਸੋ ਉਪਮਾ ਕਬਿ ਨੇ ਬਰਨੀ ਮਨ ਕੀ _ਹਰਨੀ ਤਿਹ ਨਾਉ ਧਰਿਓ ਹੈ। 
ਗੇਰੂ _ਨਗੈ ਪਰ ਕੈ ਬਰਖਾ ਧਰਨੀ ਪਰਿ ਮਾਨਹੁ ਰੰਗ ਢਰਿਓ ਹੈ। ੧੫੬। 


ਸ੍ਰੋਣਤ ਬਿੰਦੂ ਸੋ_ਚੈਡਿ ਪ੍ਰਚੰਡ ਸੁ ਜੁਧ ਕਰਿਓ ਰਨ ਮਧ ਰੁਹੇਲੀ। 
ਪੈ ਦਲ ਮੈ ਦਲ ਮੀਜ ਦਇਓ ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ। 
ਸੋਉੋਣ ਪਰਿਓ ਧਰਨੀ ਪਰ ਚ੍ੈ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ। 


ਘਾਉ ਲਸੈ ਤਨ ਦੈਤ ਕੇ ਯੌ ਜਨੁ ਦੀਪਕ ਮਧਿ ਫਨੂਸ ਕੀ _ਥੈਲੀ। ੧੫੭। 


ਸੂਉਣਤ ਬਿੰਦ ਕੋ ਸੂਉਣ ਪਰਿਓ ਧਰਿ ਸੂਉਨਤ ਬਿੰਦ ਅਨੇਕ ਭਏ ਹੈ। 
ਚੰਡਿ ਪ੍ਰਚੰਡ ਕੁਵੇਡਿ ਸੰਭਾਰਿ ਕੇ ਬਾਨਨ ਸਾਥਿ ਸੰਘਾਰ ਦਏ ਹੈ। 
ਸੂਉਨ ਸਮੂਹ ਸਮਾਇ ਗਏ ਬਹੁਰੋ ਸੁ ਭਏ ਹਤਿ ਫੇਰਿ ਲਏ ਹੈ। 
ਬਾਰਿਦ ਧਾਰ ਪਰੈ ਧਰਨੀ ਮਾਨੋ ਬਿਬੰਰ ਹੈ ਮਿਟ ਕੈ ਜੁ ਗਏ ਹੈ। ੧੫੮। 


ਜੇਤਕ ਸੂਉਨ ਕੀ ਬੂੰਦ ਗਿਰੈ ਰਨਿ ਤੇਤਕ ਸੂਉਨਤ ਬਿੰਦ ਹੈ ਆਈ। 
ਮਾਰ ਹੀ ਮਾਰ ਪੁਕਾਰਿ ਹਕਾਰ ਕੈ ਚੋਡਿ ਪੁਚੈਡਿ ਕੇ ਸਾਮੁਹਿ ਧਾਈ। 
ਪੇਖਿ ਕੈ ਕੌਤੁਕ ਤਾ ਛਿਨ ਮੈ ਕਵਿ ਨੇ ਮਨ ਮੈ ਉਪਮਾ ਠਹਰਾਈ। 
ਮਾਨਹੁ ਸੀਸ ਮਹਲ ਕੇ ਬੀਚ ਸੁ ਮੂਰਤਿ ਏਕ ਅਨੇਕ ਕੀ _ਝਾਈ। ੧੫੯। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧੮ 


(ਜਦੋਂ _ਰਕਤ-ਬੀਜ _ਦਾ) ਦਲ ਮਾਰਿਆ ਗਿਆ ਅਤੇ (ਬਾਕੀ ਦਾ) ਭਜ _ਗਿਆ 
ਤਦੋਂ ਆਪ ਹੀ ਕ੍ਰੋਧਵਾਨ ਹੋ ਕੇ (ਚੰਡੀ _ਨਾਲ) ਯੁੱਧ _ਕਰਨ _ਲਗਿਆ। (ਉਸ ਨੇ) ਪੁਚੰਡ 
ਚੰਡੀ ਨਾਲ ਯੁੱਧ _ਕੀਤਾ (ਅਤੇ ਉਸ ਦੇ ਹੱਥੋਂ) ਤਲਵਾਰ ਛੁੱਟ ਗਈ, ਪਰ ਉਸ ਦਾ ਮਨੋਬਲ 
ਨ ਡਿਗਿਆ। ਹੱਥ ਵਿਚ ਧਨੁਸ਼ ਧਾਰਨ ਕਰ ਕੇ ਅਤੇ ਪੂਰੀ ਸ਼ਕਤੀ ਇਕੱਠੀ ਕਰ ਕੇ ਲਹੂ 
ਦੇ ਸਾਗਰ _ਵਿਚ ਇੰਜ _ਤਰਿਆ ਹੈ ਮਾਨੋ ਦੇਵਤਿਆਂ ਅਤੇ ਦੈੱਤਾਂ ਨੇ _ਸਮੁੰਦਰ _ਰਿੜਕਿਆ 
ਹੋਵੇ ਅਤੇ _ਉਸ ਵਿਚ _ ਸੁਮੇਰ ਪਰਬਤ _ਦੇ ਸਮਾਨ _(ਮਧਾਣੇ _ਵਾਂਗ _ਰਕਤ-ਬੀਜ) ਫਿਰਿਆ 
ਹੌਵੇ।੧੫੪। 


ਪਾਰ _ ਕੀਤਾ। _ ਤਲਵਾਰ _ ਅਤੇ _ ਢਾਲ _ ਨੂੰ ਸੰਭਾਲ ਕੇ _ਦੌੜਦੇ ਹੋਇਆਂ ਸ਼ੇਰ 

ਲਲਕਾਰਿਆ। _(ਉਸ ਨੂੰ) ਆਉਂਦਿਆਂ ਵੇਖ ਕੇ ਚੰਡੀ ਨੇ _ਧਨੁਸ਼ _ਨਾਲ _ਤੀਰ (ਸਾਧ ਕੇ 

ਮਾਰਿਆ _ਜਿਸ ਦੇ) _ਲਗਦਿਆਂ ਹੀ (ਦੈਂਤ ਦੇ) ਸ਼ਰੀਰ ਨੂੰ _ਮੂਰਛਿਤ ਕਰ _ਦਿੱਤਾ, ਜਿਵੇਂ 
ਨੂ 


ਬਲਵਾਨ ਦੈੱਤ ਨੇ ਕ੍ਰਧਿਤ ਹੋਕੇ ਯੁੱਧ ਲਈ ਲਹੂ ('ਸ੍ਰੋ) ਦੀ ਨਦੀ ਨੂੰ ਤਰ ਕੇ 
ਨੂੰ ਜਾ 


ਰਾਮ ਦੇ ਛੋਟੇ ਭਰਾ (ਭਰਤ) _ਨੇ (ਸੰਜੀਵਨੀ _ਬੂਟੀ ਵਾਲੇ) ਪਰਬਤ _ਸਹਿਤ _ਹਨੂਮਾਨ 
ਧਰਤੀ _ ਉਤੇ _ਡਿਗਾ ਦਿੱਤਾ _ਸੀ।੧੫੫। 

ਹੱਥ _ਵਿਚ ਤਲਵਾਰ ਲੈ ਕੇ ਫਿਰ ਉਠਿਆ ਅਤੇ ਪ੍ਰਚੰਡ _ਚੰਡੀ _ਨਾਲ ਯੁੱਧ _ਕਰਨਾ 
ਸ਼ੁਰੂ _ਕਰ ਦਿੱਤਾ। (ਉਸ ਨੇ) ਸ਼ੇਰ ਨੂੰ ਘਾਇਲ ਕਰ ਦਿੱਤਾ ਹੈ ਅਤੇ (ਉਸ ਦੇ ਜ਼ਖ਼ਮ ਤੋਂ) 
ਬਹੁਤ _ਸਾਰਾ _ਲਹੂ _ਧਰਤੀ ਉਤੇ ਡੁਲ੍ਹ _ਗਿਆ। (ਉਸ ਦੀ) ਉਪਮਾ ਕਵੀ ਨੇ _ਵਰਣਿਤ 
ਕੀਤੀ ਹੈ, ਉਸ ਦਾ ਨਾਂ 'ਮਨ ਨੂੰ ਹਰਨ ਵਾਲੀ” (ਮਨ ਮੋਹਕ) ਰਖ ਦਿੱਤਾ ਹੈ, ਮਾਨੋ _ਗੇਰੂ 
ਦੇ ਪਰਬਤ (ਨਗ) _ਉਤੇ _ਵਰਸ਼ਾ (ਹੋਣ ਕਰ ਕੇ) ਧਰਤੀ ਉਤੇ (ਉਸ ਦਾ) ਰੰਗ ਡੁਲ੍ਹ ਗਿਆ 
ਹੌਵੇ।੧੫੬। 

ਕੋੋਧਵਾਨ ਹੋਕੇ ਪ੍ਰਚੰਡ ਚੰਡੀ ਨੇ _ਯੁੱਧ-ਭੂਮੀ ਵਿਚ _ਰਕਤ-ਬੀਜ _ਨਾਲ _ਘੋਰ ਲੜਾਈ 
ਲੜੀ। (ਵੈਰੀ ਦੇ) ਦਲ ਵਿਚ ਵੜ ਕੇ ਪਲ ਵਿਚ ਹੀ ਮਿਧ ਦਿੱਤਾ ਹੈ ਜਿਵੇਂ ਤਿਲਾਂ ਤੋਂ 
ਤੇਲੀ ਤੇਲ ਕੱਢਦਾ ਹੈ। ਧਰਤੀ ਉਤੇ ਲਹੂ ਇਸ ਤਰ੍ਹਾਂ _ਚੋਇਆ ਪਿਆ ਸੀ ਜਿਵੇਂ _ਲਿਲਾਰੀ 
(ਰੰਗਰੇਜ਼”) _ਦੀ ਰੰਗ _ਦੀ _ਮਟਕੀ _('ਰੇਨੀ) ਟੁਟ ਕੇ ਫੈਲ ਗਈ ਹੈ। ਦੈਂਤ _(ਰਕਤ-ਬੀਜ) 
ਦੇ ਸ਼ਰੀਰ ਉਤੇ ਜ਼ਖ਼ਮ ਇੰਜ _ਲਿਸ਼ਕ ਰਹੇ ਹਨ ਮਾਨੋ ਫ਼ਾਨੂਸ (ਝਾੜ) ਦੀ ਥੈਲੀ ਵਿਚ ਦੀਵੇ 
ਜਗ ਰਹੇ ਹੌਣ।੧੫੭। 


ਰਕਤ-ਬੀਜ _ਦਾ ਲਹੂ _ਧਰਤੀ ਉਤੇ ਪਿਆ ਹੈ (ਤਾਂ ਉਸ ਤੋਂ) ਅਨੇਕ _ਰਕਤ-ਬੀਜ 
ਪੈਦਾ ਹੋ ਗਏ ਹਨ। ਪ੍ਰਚੰਡ ਚੰਡੀ ਨੇ _ਧਨੁਸ਼ ਨੂੰ ਸੰਭਾਲ ਕੇ _ਬਾਣਾਂ ਨਾਲ (ਸਾਰੇ) ਮਾਰ ਦਿੱਤੇ 
ਹਨ। _ (ਜਦੋਂ) ਸਾਰੇ _ਰਕਤ-ਬੀਜ _ਸਮੇਟ ਦਿੱਤੇ ਗਏ, (ਤਦੋਂ) ਫਿਰ (ਹੋਰ) ਹੋ ਗਏ ਹਨ 
(ਅਤੇ ਉਨ੍ਹਾਂ ਨੂੰ ਵੀ ਫਿਰ ਚੰਡੀ ਨੇ) ਮਾਰ ਦਿੱਤਾ। ਮਾਨੋ ਮੀਂਹ _ਧੈਣ _ਨਾਲ _ਧਰਤੀ ਤੋਂ 
ਬੁਲਬੁਲੇ _ਪੈਦਾ ਹੁੰਦੇ ਹੋਣ, _ਮਿਟਦੇ ਹੋਏ ਚਲੇ ਜਾਂਦੇ _ਹੋਣ।੧੫੮। 

ਜਿਤਨੀਆਂ ਲਹੂ _ਦੀਆਂ ਬੂੰਦਾਂ _ਰਣ-ਭੂਮੀ ਵਿਚ _ਡਿਗਦੀਆਂ _ਹਨ _ਉਤਨੇ _ਹੀ _ਰਕਤ- 
ਬੀਜ _ਪੈਦਾ _ਹੋ ਜਾਂਦੇ _ਹਨ। (ਦੈਂਤ) _ਮਾਰੋ-ਮਾਰੋ _ਪੁਕਾਰਦੇ ਹੋਏ ਲਲਕਾਰੇ _ਮਾਰਦੇ ਪ੍ਰਚੰਡ 
ਚੰਡੀ ਦੇ ਸਾਹਮਣੇ ਢੁਕਦੇ ਹਨ। ਉਸ ਛਿਣ ਦੇ ਕੌਤਕ ਨੂੰ ਵੇਖ ਕੇ ਕਵੀ ਦੇ ਮਨ ਵਿਚ 
ਉਪਮਾ _ਸੁਝਦੀ _ਹੈ ਮਾਨੋ _ਸ਼ੀਸ਼ ਮਹੌਲ _ਵਿਚ _ਇਕੋ _ਮੂਰਤ ਅਨੇਕ _ਦਾ _ਝਾਉਲਾ _ਦਿੰਦੀ 
ਹੌਵੇ।੧੫੯। 


੧੧੯ 


ਸੀ _ਦਸਮ-ਗ੍ਰੰਥ _ਸਾਹਿਬ 


ਸੁਉਨਤ ਬਿੰਦ ਅਨੇਕ ਉਠੇ ਰਨਿ ਕੂੁਧ ਕੈ ਜੁਧ ਕੋ ਫੇਰ ਜੁਟੈ ਹੈ। 
ਚੋਡਿ ਪੁਚੇਡਿ ਕਮਾਨ ਤੇ ਬਾਨ ਸੁ ਭਾਨੁ ਕੀ ਅੰਸ ਸਮਾਨ ਛੁਟੈ ਹੈ। 
ਮਾਰਿ ਬਿਦਾਰ ਦਏ ਸੁ ਭਏ ਫਿਰਿ ਲੈ ਮੁੰਗਰਾ ਜਿਮੁ ਧਾਨ ਕੁਟੈ ਹੈ। 
ਚੋਡ ਦਏ ਸਿਰ ਖੇਡ ਜੁਦੇ ਕਰਿ ਬਿਲਨ ਤੇ ਜਨ ਬਿਲ ਤੁਟੈ ਹੈ। ੧੬0। 


ਸੁਉਨਤ ਬਿੰਦ ਅਨੇਕ ਭਏ ਅਸਿ ਲੈ ਕਰਿ ਚੋਡਿ ਸੁ ਐਸੇ ਉਠੇ ਹੈ। 
ਬੂੰਦਨ ਤੇ ਉਠਿ ਕੈ ਬਹੁ ਦਾਨਵ ਬਾਨਨ _ਬਾਰਿਦ ਜਾਨੁ ਵੁਠੇ ਹੈ। 

ਫੇਰਿ ਕੁਵੇਡਿ ਪ੍ਰਚੰਡਿ ਸੰਭਾਰ ਕੈ ਬਾਨ ਪਰਹਾਰ ਸੰਘਾਰ ਸੁਟੇ ਹੈ। 

ਐਸੇ ਉਠੇ ਫਿਰਿ ਸੁਉਨ ਤੇ ਦੈਤ ਸੁ ਮਾਨਹੁ ਸੀਤ ਤੇ ਰੋਮ ਉਠੇ ਹੈ। ੧੬੧। 


ਸੂਉਨਤ ਬਿੰਦ ਭਏ ਇਕਠੇ ਬਰ ਚੋਡਿ ਪ੍ਰਚੰਡ ਕੇ ਘੇਰਿ ਲਇਓ ਹੈ। 

ਚੌਡਿ ਅਉ ਸਿੰਘ ਦੁਹੂੰ ਮਿਲ ਕੈ ਸਬ ਦੈਤਨ ਕੋ ਦਲ ਮਾਰ ਦਇਓ ਹੈ। 

ਫੇਰਿ ਉਠੇ ਧੁਨਿ ਕੇ ਕਰਿ ਕੈ ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ। 
ਭੂਲ ਗਏ ਸੁਰ ਕੇ ਅਸਵਾਨ ਗੁਮਾਨ ਨ ਸੂਉਨਤ ਬਿੰਦ ਗਇਓ ਹੈ। ੧੬੨। 


ਦੰਹਰਾ 
ਰਕਤਬੀਜ ਸੋ _ਚੈਡਿਕਾ ਇਉ ਕੀਨੋ ਬਰ ਜੁਧੁ। 
ਅਗਨਤ _ਭਏ ਦਾਨਵ ਤਬੈ ਕਛੂ _ਨ__ਬਸਾਇਓ ਕੁਧ। _੧੬੩। 


ਸੰਯਾ 
ਪੇਖਿ ਦਸੋ ਦਿਸ ਤੇ ਬਹੁ ਦਾਨਵ ਚੌਡਿ ਪੁਚੰਡ ਤਚੀ ਅਖੀਆ। 
ਤਬ ਲੈ ਕੇ ਕ੍ਰਿਪਾਨ ਜੁ ਕਾਟ ਦਏ ਅਰਿ ਫੂਲ ਗੁਲਾਬ ਕੀ ਜਿਉਂ ਪਖੀਆ। 
ਸੁਉਨ ਕੀ ਛੀਟ ਪਰੀ ਤਨ ਚੌਡਿ ਕੇ ਸੋ ਉਪਮਾ ਕਵਿ ਨੇ ਲਖੀਆ। 
ਜਨੁ ਕੰਚਨ ਮੰਦਿਰ ਮੈ ਜਰੀਆ ਜਰਿ ਲਾਲ ਮਨੀ ਜੁ ਬਨਾ ਰਖੀਆ। ੧੬੪। 


ਕੁਧ ਕੈ ਜੁਧ ਕਰਿਓ ਬਹੁ ਚੌਡਿ ਨ ਏਤੋ ਕਰਿਓ ਮਧੁ ਸੋ ਅਬਿਨਾਸੀ। 
ਦੈਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ। 
ਕਾਲੀ ਪੂਤਛ ਭਈ ਤਿਹ ਤੇ ਰਨਿ ਫੈਲ ਰਹੀ ਭਯ ਭੀਰੁ ਪ੍ਰਭਾ ਸੀ। 

ਮਾਨਹੁ ਸ੍ਰਿੰਗ ਸੁਮੇਰ ਕੋ _ਫੋਰਿ ਕੈ ਧਾਰ ਪਰੀ ਧਰਿ ਪੈ ਜਮੁਨਾ ਸੀ। ੧੬੫। 


ਮੇਰ ਹਲਿਓ _ਦਹਲਿਓ _ਸੁਰਲੋਕੁ ਦਸੋ ਦਿਸ _ਭੂਧਰ _ਭਾਜਤ _ਭਾਰੀ। 
ਚਾਲਿ ਪਰਿਓ ਤਿਹ ਚਉਦਹਿ ਲੋਕ ਮੈ ਬੂਹਮ ਭਇਓ ਮਨ ਮੈ ਭੂਮ ਭਾਰੀ। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੧੯ 


ਅਨੇਕਾਂ _ਰਕਤ-ਬੀਜ _ਯੁੱਧ-ਭੂਮੀ _ਵਿਚ _ਉਠ ਕੇ ਕ੍ਰੋਧ ਨਾਲ ਫਿਰ _ਜੰਗ _ਵਿਚ ਜੁੱਟ 
ਗਏ _ਹਨ। ਪ੍ਰਚੰਡ _ਚੰਡੀ _ਦੀ _ਕਮਾਨ ਤੋਂ ਸੂਰਜ ਦੀਆਂ ਕਿਰਨਾਂ _(ਅੰਸ) ਵਾਂਗ _ਤੀਰ ਛੁਟਦੇ 
ਹਨ। (ਚੰਡੀ ਨੇ ਉਨ੍ਹਾਂ ਨੂੰ) ਮਾਰ ਕੇ ਨਸ਼ਟ ਕਰ ਦਿੱਤਾ ਹੈ, (ਪਰ) ਉਹ ਫਿਰ ਹੋਰ ਹੋ ਗਏ 
ਹਨ। (ਦੇਵੀ ਉਨ੍ਹਾਂ ਨੂੰ ਇੰਜ _ਕੁਟਦੀ ਹੈ) ਜਿਵੇਂ _ਮੋਹਲੇ ਨਾਲ _ਧਾਨ _ਕੁਟੀਂਦੇ ਹਨ। _ਚੰਡੀ 
ਨੇ ਖੰਡੇ ਨਾਲ (ਉਨ੍ਹਾਂ ਦੇ) ਸਿਰ ਇੰਜ ਵਖਰੇ ਕਰ ਦਿੱਤੇ ਹਨ ਮਾਨੋ _ਬਿਲ-ਬ੍ਰਿਛ ਨਾਲੋਂ _ਸ਼ਿਲ- 
ਫਲ ਟੁਟੇ ਹੋਣ।੧੬0। 


ਤੀਰ (ਚਲਾਉਂਦੇ ਹਨ) ਮਾਨੋ _ਬਦਲਾਂ ਨੇ _ਝੜੀ ਲਾਈ ਹੋਵੇ। ਪੁਚੰਡ (ਚੰਡੀ) ਨੇ ਫਿਰ ਧਨੁਸ਼ 
ਸੰਭਾਲ ਕੇ ਤੀਰਾਂ ਦੀ ਮਾਰ ਨਾਲ _ਸਾਰੇ _ਸੰਘਾਰ ਦਿੱਤੇ _ਹਨ। _(ਪਰ) ਫਿਰ _ਲਹੂ ਤੋਂ ਦੈਂਤ 
ਇੰਜ _ਉਠ ਰਹੇ _ਹਨ ਮਾਨੋ ਠੰਡ _ਨਾਲ ਰੋਮ ਖੜੇ ਹੋ ਗਏ _ਹੋਣ।੧੬੧। 

ਸਾਰੇ _ਰਕਤ-ਬੀਜ _ਇਕੱਠੇ _ਹੋ__ਗਏ _ਹਨ ਅਤੇ ਜ਼ੋਰ _ਨਾਲ ਪ੍ਰਚੰਡ _ਚੰਡੀ ਨੂੰ ਘੇਰ 
ਲਿਆ ਹੈ। ਚੰਡੀ ਅਤੇ ਸ਼ੇਰ ਨੇ ਮਿਲ ਕੇ ਦੈਂਤਾਂ ਦੀ ਸਾਰੀ ਸੈਨਾ ਨੂੰ ਮਾਰ ਦਿੱਤਾ ਹੈ। (ਉਨ੍ਹਾਂ 
ਨੇ) ਫਿਰ ਉਠ ਕੇ ਅਜਿਹੀ ਧੁਨ ਕੀਤੀ (ਜਿਸ ਨੂੰ) ਸੁਣ ਕੇ ਮੁਨੀਆਂ ਦਾ ਧਿਆਨ ਛੁਟ 
ਗਿਆ ਹੈ। ਦੇਵਤਿਆਂ ਦੀ ਹੋਸ਼ ਗੁੰਮ ਹੋ ਗਈ ਹੈ, ਪਰ _ਰਕਤ-ਬੀਜ _ਦਾ ਗੁਮਾਨ ਨਹੀਂ 


ਮਿਟਿਆ ਹੈ।੧੬੨। 


ਸ਼ੰਯਾ 

ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੇ _ਦੈੱਤਾਂ ਨੂੰ ਵੇਖ ਕੇ _ਪੁਚੰਡ _ਚੰਡੀ ਨੇ ਅੱਖਾਂ ਤਣ 
ਲਈਆਂ। ਤਦੋਂ ਤਲਵਾਰ _ਲੈ _ਕੇ ਗੁਲਾਬ _ਦੀਆਂ _ਪੰਖੜੀਆਂ ਵਾਂਗ _ਵੈਰੀਆਂ ਨੂੰ ਕਟ _ਦਿੱਤਾ। 
ਚੰਡੀ ਦੇ ਸ਼ਰੀਰ ਉਤੇ ਲਹੂ ਦੀ (ਇਕ) ਛਿਟ ਆ ਪਈ, ਉਸ (ਦ੍ਰਿਸ਼ ਦੀ) ਉਪਮਾ ਕਵੀ 
ਨੂੰ ਇਹ ਸੁਝੀ ਮਾਨੋ ਸੋਨੇ ਦੇ ਘਰ _('ਮੰਦਿਰ”) ਵਿਚ ਜੜੀਏ ਨੇ ਸੋਨੇ ('ਜਰਿ”) ਵਿਚ ਲਾਲ 
ਮਣੀ _ਫਬਾ _ਕੇ ਰਖੀ ਹੋਵੇ।੧੬੪। 

ਚੰਡੀ ਨੇ ਬਹੁਤ ਕ੍ਰੋਧ ਕਰ _ਕੇ ਯੁੱਧ _ਕੀਤਾ ਅਤੇ ਇਸ ਤਰ੍ਹਾਂ ਕੀਤਾ (ਜਿਵੇਂ) ਮਧੂ 
(ਦੈਂਤ) _ਨਾਲ _ਵਿਸ਼ਣੂ _(ਅਬਿਨਾਸ਼ੀ ਨੇ _ਕੀਤਾ _ਸੀ)। _ਦੈੱਤਾਂ ਦੇ _ਮਾਰਨ _ਲਈ (ਚੰਡੀ ਨੇ) 
ਆਪਣੇ ਮੱਥੇ ਤੋਂ ਦੀ (ਇਕ) ਲਾਟ ਕਢ _ਲਈ। ਉਸ (ਲਾਟ) ਤੋਂ ਕਾਲੀ _ਪੁਗਟ 


(ਅਥਵਾ ਕਾਲੀ _ਇੰਜ ਪ੍ਰਗਟ ਹੋਈ) ਮਾਨੋ ਸੁਮੇਰ ਪਰਬਤ _ਦੀ_ਚੋਟੀ ਨੂੰ `ਭੰਨ _ਕੇ _ਧਰਤੀ 
ਉਤੇ _ ਜਮਨਾ _ਦੀ _ਧਾਰ _ਪਈ _ ਹੋਵੇ।੧੬੫। 

(ਉਸ ਵੇਲੇ) ਸੁਮੇਰ ਪਰਬਤ ਹਿਲ _ਗਿਆ, _ਦੇਵ-ਨਗਰੀ ਸਹਿਮ ਗਈ ਅਤੇ ਦਸਾਂ 
ਦਿਸ਼ਾਵਾਂ ਵਿਚ _ਵਡੇ-ਵਡੇ ਪਰਬਤ _ਭਜਣ ਲਗ _ਪਏ। ਚੌਦਾਂ ਲੋਕਾਂ ਵਿਚ ਹਲ-ਚਲ ਮਚ 
ਗਈ ਅਤੇ ਬ੍ਰਹਮਾ ਦੇ ਮਨ ਵਿਚ ਵੀ ਭਾਰੀ ਭਰਮ ਪੈਦਾ ਹੋ _ਗਿਆ। ਸ਼ਿਵ ('ਜਟੀ”) ਦਾ 


ਸੀ _ਦਸਮ-ਗ੍ਰੰਥ _ਸਾਹਿਬ 


ਧਿਆਨ ਰਹਿਓ ਨ ਜਟੀ ਸੁ ਫਟੀ ਧਰਿ ਯੋ ਬਲਿ ਕੈ ਰਨ ਮੈ ਕਿਲਕਾਰੀ। 
ਦੈਤਨ ਕੇ ਬਧਿ ਕਾਰਨ ਕੋ ਕਰਿ ਕਾਲ ਸੀ ਕਾਲੀ ਕ੍ਰਿਪਾਨ ਸੰਭਾਰੀ। ੧੬੬। 


ਦੰਹਣਾ 
ਚੰਡੀ ਕਾਲੀ ਦੁਹੂੰ ਮਿਲਿ ਕੀਨੋ ਇਹੈ ਬਿਚਾਰ। 
ਹਉ ਹਨਿ ਹੋ 


ਹੋਂ ਤੂ ਸੂਉਨ ਪੀ ਅਰਿ ਦਲਿ ਡਾਰਹਿ ਮਾਰਿ। ੧੬੭। 
ਹਯਾ 

ਕਾਲੀ ਅਉ ਕੇਹਰਿ ਸੈਗਿ ਲੈ ਚੌਡਿ ਸੁ ਘੇਰੇ ਸਬੈ ਬਨ ਜੈਸੇ ਦਵਾ ਧੈ। 

ਚੋਡਿ ਕੇ ਬਾਨਨ ਤੇਜ ਪ੍ਰਭਾਵ ਤੇ ਦੈਤ ਜਰੈ ਜੈਸੇ ਈਟ ਅਵਾ ਪੈ। 

ਕਾਲਿਕਾ ਸੁਉਨ ਪੀਓ ਤਿਨ ਕੋ ਕਵਿ ਨੇ ਮਨ ਮੈ ਲੀਯੋ ਭਾਉ ਭਵਾ ਧੈ। 

ਮਾਨਹੁ _ਸਿੰਧੁ ਕੇ ਨੀਰ ਸਬੈ ਮਿਲਿ ਧਾਇ ਕੈ ਜਾਇ ਪਰੋ ਹੈ ਤਵਾ ਪੈ। ੧੬੮। 


ਖਗ ਸੰਭਾਰ ਹਕਾਰ ਤਬੈ _ਕਿਲਕਾਰ _ਬਿਦਾਰ ਸਭੈ 


ਜੁਧ ਰਕਤ ਬੀਜ _ਕਰਿਯੋ ਧਰਨੀ ਪਰ ਸੋ ਸੁਰ ਦੇਖਤ ਸਾਰੇ। 

ਜੇਤਕ ਸ੍ਰੋਨ ਕੀ ਬੂੰਦ ਗਿਰੈ ਉਠਿ ਤੇਤਕ ਰੂਪ ਅਨੇਕਹਿ ਧਾਰੇ। 
ਜੁਗਨਿ ਆਨਿ ਫਿਰੀ ਚਹੂੰ ਓਰ ਤੇ ਸੀਸ ਜਟਾ ਕਰਿ ਖਪਰ ਭਾਰੇ। 
ਸ੍ਰੋਤ ਬੂੰਦ ਪਰੈ _ਅਚਵੈ ਸਭ _ਖਗ ਲੈ ਚੰਡ ਪ੍ਰਚੰਡ ਸੰਭਾਰੇ। ੧੭0। 


ਕਾਲੀ ਅਉ ਚੈਡਿ ਕੁਵੰਡ ਸੰਭਾਰ ਕੇ ਦੈਤ ਸੋ ਜੁਧ ਨਿਸੰਗ ਸਜਿਓ ਹੈ। 
ਮਾਰ ਮਹਾ ਰਨ ਮਧ ਭਈ ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ। 
ਸੁਉਨਤ ਬਿੰਦ ਗਿਰਿਓ ਧਰਨੀ ਪਰ ਇਉ ਅਸਿ ਸੋ ਅਰਿ ਸੀਸ ਭਜਿਓ ਹੈ। 
ਮਾਨੋ ਅਤੀਤ _ਕਰਿਯੋ ਚਿਤ _ਕੇ ਧਨਵੰਤ ਸਭੈ ਨਿਜ _ਮਾਲ _ਤਜਿਓ _ਹੈ। ੧੭੧। 


ਡਰਨਾ 
ਚੰਡੀ ਦਇਓ _ਬਿਦਾਰ ਸੁਉਨ ਪਾਨ ਕਾਲੀ _ਕਰਿਓ। 
ਛਿਨ ਮੈ ਡਾਰਿਓ ਮਾਰ ਸੁਉਨਤ ਬਿੰਦ ਦਾਨਵ _ਮਹਾ। _੧੭੨। 


/ਇਤ ਨੀ ਮਆਰਕੰਡੇ _ਅਰਾਨੋ 20 ਦੰਡ _ਲਾਠਤ _ਓਕ/ਤ _/ਨੈਲਲ਼ ਰਕਤ ਲੰਨ _ਠਗਾੰਹ 
ਨਮ ਪੰਚ _/ਨਆ/ਏ _ਅਘਤਨ ਸਤ _ਨਭ# _ਅਤ/ __੫/ 


ਚੰਡੀ _ਚਰਿਤ੍ਰ _(ਉਕਤਿ _ ਬਿਲਾਸ) ੧੨0 


ਧਿਆਨ ਵੀ ਲਗਿਆ ਨ ਰਹਿ ਸਕਿਆ, ਅਤੇ ਧਰਤੀ ਵੀ ਫਟ ਗਈ (ਜਦੋਂ) ਬਲ ਪੂਰਵਕ 
(ਚੰਡੀ ਨੇ) _ਕਿਲਕਾਰੀ _ਮਾਰੀ। ਦੈਂਤਾਂ ਦੇ ਮਾਰਨ ਲਈ _ਕਾਲੀ ਨੇ ਹੱਥ _ਵਿਚ _ਕਾਲ-ਸਮਾਨ 
ਕ੍ਰਿਪਾਨ ਨੂੰ ਧਾਰਨ ਕਰ _ਲਿਆ।੧੬੬। 


ਚੰਡੀ ਅਤੇ _ਕਾਲੀ ਨੇ ਮਿਲ ਕੇ ਇਹ ਵਿਚਾਰ ਬਣਾਇਆ ਕਿ ਮੈਂ (ਚੰਡੀ) ਮਾਰਦੀ 
ਤੂੰ (ਕਾਲੀ) ਲਹੂ ਪੀਂਦੀ ਜਾ। (ਇਸ ਤਰ੍ਹਾਂ ਅਸੀਂ) ਵੈਰੀ ਦਲ ਮਾਰ _ਦਿਆਂਗੇ।੧੬੭। 


ਕਾਲੀ ਅਤੇ ਸ਼ੇਰ ਨੂੰ ਨਾਲ ਲੈ ਕੇ ਚੰਡੀ ਨੇ ਸਾਰੇ (ਰਕਤ-ਬੀਜਾਂ ਨੂੰ) ਘੇਰ ਲਿਆ 
ਬਨ ਨੂੰ) ਦਾਵਾ ਅਗਨੀ ਧੈ ਜਾਂਦੀ ਹੈ। ਚੰਡੀ ਦੇ ਬਾਣਾਂ ਦੇ ਤੇਜ ਦੇ ਪ੍ਰਭਾਵ ਕਾਰਨ 
(ਇਸ ਤਰ੍ਹਾਂ) ਸੜ ਗਏ ਜਿਸ ਤਰ੍ਹਾਂ 'ਇਟਾਂ ਆਵੇ ਵਿਚ (ਸੜਦੀਆਂ ਹਨ)। ਕਾਲਕਾ ਨੇ 

ਵਿਚ (ਇਸ ਦ੍ਰਿਸ਼ ਨੂੰ ਵੇਖ ਕੇ) ਭਵਾਨੀ (ਭਵਾ) 


ਰ 


ਰਕਤ-ਬੀਜ _ਨੇ ਧਰਤੀ _ਉਤੇ ਜੋ ਯੁੱਧ _ਕੀਤਾ, _ਉਸ ਨੂੰ ਸਾਰੇ ਦੇਵਤੇ ਵੇਖਦੇ _ਸਨ। 
ਲਹੂ ਦੀਆਂ _ਜਿਤਨੀਆਂ ਵੀ _ ਬੂੰਦਾਂ ਡਿਗਦੀਆਂ ਸਨ, (ਉਨ੍ਹਾਂ ਤੋਂ) ਅਨੇਕ ਰੂਪ ਧਾਰ ਕੇ _(ਦੈੱਤ) 
ਉਠ _ਖੜੋਂਦੇ _ਸਨ। _ਜੋਗਣੀਆਂ ਚੌਹਾਂ ਪਾਸਿਆਂ ਵਲ _ਪਸਰ ਗਈਆਂ _ਸਨ (ਜਿਨ੍ਹਾਂ ਦੇ) ਸਿਰ 
ਉਤੇ _ਜਟਾਵਾਂ ਹਨ ਅਤੇ ਹੱਥਾਂ ਵਿਚ ਵੱਡੇ ਵੱਡੇ _ਖੌਪਰ _ਹਨ। (ਜਿਹੜੀਆਂ) ਲਹੂ _ਦੀ ਬੂੰਦ 


ਯੁੱਧ ਵਿਚ ਬਹੁਤ ਮਾਰੋ ਮਾਰ ਹੋਈ, ਇਕ ਪਹਿਰ _ਤਕ ਲੋਹੇ ਨਾਲ ਲੋਹਾ ਖੜਕਿਆ। 
ਰਕਤ-ਬੀਜ ਧਰਤੀ ਉਤੇ ਡਿਗ ਪਿਆ ਅਤੇ ਤਲਵਾਰ ਨਾਲ ਵੈਰੀ (ਦੈਂਤ) ਦਾ ਸਿਰ 
ਕਟਿਆ ਗਿਆ, ਮਾਨੋ _ਧਨਵਾਨ ਨੇ ਚਿੱਤ ਨੂੰ _ਵੈਰਾਗੀ ਕਰ _ਕੇ ਸਾਰਾ _ਮਾਲ-ਧਨ _ਤਿਆਗ 
ਦਿੱਤਾ ਹੋਵੇ।੧੭੧। 
ਸਰਨਾ 

ਚੰਡੀ ਨੇ (ਰਕਤ-ਬੀਜ ਨੂੰ) ਪਾੜ ਦਿੱਤਾ ਹੈ ਅਤੇ ਕਾਲੀ ਨੇ ਲਹੂ ਪੀਤਾ ਹੈ। (ਇਸ 
ਤਰ੍ਹਾਂ ਦੋਹਾਂ ਨੇ _ਮਿਲ ਕੇ) ਵੱਡੇ ਦੈੱਤ ਰਕਤ-ਬੀਜ ਨੂੰ ਛਿਣ ਭਰ ਵਿਚ ਮਾਰ ਸੁਟਿਆ 
ਹੈੰ।੧੭੨। 

/ਟਲੋਂ ਨੰ ਆਰਕੰਡੇ _ਘਰਾਣ ਦੇ ਠੰਡੀ ਲਾੰਠਤੂ __ਓਕਤਾੀ /ਠੈਲਸ਼ _ਪੁਸੰਨ ਦੇ _'ਰਕਤ-ਕੀਨ _ਕਧ” 

ਨਾਂ _ਫਾਲਾ _੫ੰਲਵਾਂ _ਅਧ%/ਏ ਗਤ ਹੋਇਆ ਸਭ ਲਭ _ਹੰ/੪/ 


੧੨੧ ਸ੍ਰੀ _ਦਸਮ-ਗ੍ਰੰਥ _ਸਾਹਿਬ 


੩੩ 


ਸ਼ੰਯਾ 
ਤੁਛ ਬਚੇ ਭਜ ਕੈ ਰਨ ਤਿਆਗ ਕੈ ਸੁੰਭ ਨਿਸੁੰਭ ਪੈ ਜਾਇ ਪੁਕਾਰੇ। 
ਸੁਉਨਤ ਬੀਜ ਹਨਿਓ ਦੁਹ ਨੇ ਮਿਲਿ ਅਉਰ ਮਹਾ ਭਟ ਮਾਰ ਬਿਦਾਰੇ। 
ਇਉ ਸੁਨਿ ਕੈ ਉਨਿ ਕੇ ਮੁਖ ਤੇ ਤਬ ਬੋਲਿ ਉਠਿਓ ਕਰਿ ਖਗ ਸੰਭਾਰੇ। 
ਇਉ ਹਨਿ ਹੋ ਬਰ ਚੰਡਿ ਪੁਚੋਡਿ ਅਜਾ ਬਨ ਮੈ ਜਿਮ ਸਿੰਘ ਪਛਾਰੇ। ੧੭੩। 


ਦੰਹਰਾ 
ਸਕਲ ਕਟਕ ਕੇ ਭਟਨ ਕੋ ਦਇਓ ਜੁਧ ਕੋ _ਸਾਜ। 
ਸਸਤ੍ੁ _ਪਹਰ ਕੈ ਇਉ ਕਹਿਓ ਹਨਿਹੋਂ ਚੰਡਹਿ ਆਜ। _੧੭੪। 
ਨੰਗਾ 
ਕੋਪ ਕੈ ਸੁੰਭ ਨਿਸੁੰਭ ਚਢੇ ਧੁਨਿ ਦੁੰਦਭਿ ਕੀ ਦਸਹੂੰ ਦਿਸ ਧਾਈ। 
ਪਾਇਕ ਅਗੂ ਭਏ ਮਧਿ ਬਾਜ ਰਥੀ ਰਥ ਸਾਜ ਕੈ ਪਾਤਿ ਬਨਾਈ। 
ਮਾਤੇ ਮਤੰਗ ਕੇ _ਪੁੰਜਨ ਊਪਰਿ ਸੁੰਦਰ ਤੁੰਗ ਧੁਜਾ ਫਹਰਾਈ। 
ਸਕ ਸੋ ਜੁਧ ਕੇ ਹੇਤ ਮਨੋ ਧਰਿ ਛਾਡਿ ਸਪਛ ਉਡੇ ਗਿਰਰਾਈ। ੧੭੫। 


ਦੰਹਰ” 
ਸੁੰਭ _ਨਿਸੁੰਭ ਬਨਾਇ _ਦਲੁ _ਘੇਰਿ ਲਇਓ _ਗਿਰਰਾਜ। 
ਕਵਚ ਅੰਗ _ਕਸਿ ਕੋਪ ਕਰਿ ਉਠੇ ਸਿੰਘ ਜਿਉ ਗਾਜ। ੧੭੬। 
ਨੰਗਾ 
ਸੁੰਭ ਨਿਸੁੰਭ ਸੁ ਬੀਰ ਬਲੀ ਮਨਿ ਕੋਪ ਭਰੇ ਰਨ ਭੂਮਹਿ ਆਏ। 
ਦੇਖਨ ਮੈ ਸੁਭ ਅੰਗ ਉਤੰਗ ਤੁਰਾ ਕਰਿ ਤੇਜ ਧਰਾ ਪਰ ਧਾਏ। 
ਧੂਰ ਉਡੀ ਤਬ ਤਾ ਛਿਨ ਮੈ ਤਿਹ ਕੇ ਕਨਕਾ" ਪਗ ਸੋ ਲਪਟਾਏ। 
ਠਉਰ ਅਡੀਠ ਕੇ ਜੈ ਕਰਬੇ ਕਹਿ ਤੇਜਿ ਮਨੋ ਮਨ ਸੀਖਨ ਆਏ। _੧੭੭। 


ਦੰਹਰਾ 
ਚੋਡਿ ਕਾਲਿਕਾ ਸੁਵਨ ਮੈ _ਤਨਿਕ _ਭਨਕ ਸੁਨਿ _ਲੀਨ। 
ਉਤਰਿ ਸਿਰੰਗ ਗਿਰ ਰਾਜ ਤੇ ਮਹਾ ਕੁਲਾਹਲਿ” _ਕੀਨ। ੧੭੮। 


ਥੋੜੇ _ਬਚੇ-ਖੁਚੇ (ਦੈਂਤ) ਰਣ-ਭੂਮੀ ਨੂੰ ਛਡ ਕੇ ਭਜਦੇ ਹੋਏ ਸੁੰਭ ਅਤੇ ਨਿਸੁੰਭ ਕੋ 


ਸਾਰੀ ਸੈਨਾ ਦੇ ਸੈਨਿਕਾਂ ਨੂੰ ਯੁੱਧ _ਦਾ ਸਾਮਾਨ (ਸ਼ਾਸਤੂ-ਅਸਤੂ ਆਦਿ) ਦੇ _ਦਿੱਤਾ। 
(ਸੁੰਭ ਨੇ) ਸ਼ਸਤੁ ਧਾਰਨ ਕਰ ਕੇ ਇੰਜ ਕਿਹਾ ਕਿ (ਮੈਂ) ਚੰਡੀ ਨੂੰ ਅਜ ਹੀ ਮਾਰਾਂਗਾ।੧੭੪। 
ਨੰਗਾ 

ਕੋਧਵਾਨ ਹੋਕੇ ਸੁੰ 
ਨਗਾਰਿਆਂ _ਦੀ ਧੁਨ ਦਸਾਂ ਦਿਸ਼ਾਵਾਂ ਵਿਚ ਪਸਰ _ਗਈ। _ਸਭ ਤੋ ਅਗੇ ਪੈਦਲ (ਸੈਨਿਕ) 
ਹੋਏ, ਮੌਧ _ਵਿਚ _ਘੋੜ-ਚੜ੍ਹੇ (ਅਤੇ _ਫਿਰ) _ਰਥਾਂ _ਵਾਲਿਆਂ _ਨੇ _ਚੰਗੀ ਤਰ੍ਹਾਂ _ਕਤਾਰਾਂ _ਬਣਾ 
ਲਈਆਂ। ਮਸਤ ਹਾਥੀਆਂ ਦੇ _ਝੁੰਡਾਂ ਉਤੇ ਸੁੰਦਰ ਉੱਚੀਆਂ ਧੁਜਾਂ _ਝੁਲ ਰਹੀਆਂ _ਹਨ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ (ਸਕ) _ਨਾਲ ਯੁੱਧ _ਕਰਨ _ਲਈ ਖੰਭਾਂ _ਵਾਲੇ (ਸਪੱਛ) ਵਡੇ 
ਵਡੇ _ਪਰਬਤ _ਧਰਤੀ ਨੂੰ _ਛਡ ਕੇ ਉਡੇ (ਜਾ ਰਹੇ ਹੋਣ)।੧੭੫। 
ਦੰਹਰ” 

ਸੁੰਭ _ਅਤੇ _ਨਿਸੁੰਭ ਨੇ _ਦਲਾਂ _ਦੀ _ਵਿਉਂਤ ਕਰਕੇ _ਸੁਮੇਰ ਪਰਬਤ _ (“ਗਿਰ ਰਾਜ”) 
ਨੂੰ ਘੇਰ ਲਿਆ ਹੈ ਅਤੇ ਸ਼ਰੀਰਾਂ ਉਤੇ ਕਵਚਾਂ ਨੂੰ ਕਸ ਕੇ ਅਤੇ ਕ੍ਰੋਧਿਤ ਹੋਕੇ ਸ਼ੇਰ ਵਾਂਗ 
ਗਜ ਉਠੇ _ਹਨ।੧੭੬। 


ਸੁੰਭ ਅਤੇ _ਨਿਸੁੰਭ (ਦੋਹਾਂ ਭਰਾਵਾਂ) ਨੇ ਚੜ੍ਹਾਈ ਕਰ _ਦਿੱਤੀ ਅਤੇ 


ਸੰਯਾ 

ਅਤਿ ਬਲਵਾਨ ਸੂਰਮੇ ਸੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਕੇ _ਰਣ-ਭੂਮੀ ਵਿਚ ਆਏ 
ਹਨ। ਦੇਖਣ ਵਿਚ (ਜਿਨ੍ਹਾਂ ਦੇ) ਸ਼ਰੀਰ ਸ਼ੁਭ ਹਨ (ਉਹ) ਉੱਚੇ ਘੋੜਿਆਂ (ਉਤੇ ਸਵਾਰ) ਤੇਜ਼ੀ 
ਨਾਲ ਧਰਤੀ ਉਤੇ ਭਜੇ ਜਾ ਰਹੇ ਹਨ। ਤਦੋਂ ਧੂੜ ਉਡੀ ਹੈ ਅਤੇ ਉਸੇ ਛਿਣ ਵਿਚ ਉਸ ਦੇ 
ਜ਼ੱਰੇ ਉਨ੍ਹਾਂ ਦੇ ਖੁਰਾਂ ਨੂੰ ਜਾ ਲਗੇ ਹਨ (ਅਰਥਾਤ ਖੁਰਾਂ ਨਾਲ ਧੂੜ _ਚੰਬੜ ਗਈ ਹੈ)। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _ਅਣਦਿਸਦੀ ਥਾਂ _(ਸੁਅਰਗ) ਨੂੰ ਜਿਤਣ ਲਈ _(ਖੁਰਾਂ ਤੋਂ) ਤੀਬਰਤਾ 
ਸਿਖਣ ਵਾਸਤੇ ਜ਼ੌਰਿਆਂ ਦੇ ਰੂਪ _ਵਿਚ ਮਨੁੱਖੀ ਮਨ ਸਿਖਿਆ _ਲੈਣ ਆਏ _ਹੋਣ।੧੭੭। 
ਦੰਹਰ” 

(ਦੂਜੇ ਪਾਸੇ) ਚੰਡੀ ਅਤੇ _ਕਾਲੀ ਨੇ _ਵੀ ਕੰਨਾਂ ਨਾਲ 
(ਇਸ _ਲਈ ਉਨ੍ਹਾਂ ਨੇ) ਸੁਮੇਰ ਪਰਬਤ _ਦੀ _ਚੋਟੀ ਤੋਂ _ਉਤਰ 
ਦਿੱਤਾ ਹੈ।੧੭੮। 


ਥੋੜੀ _ਬਿੜਕ ਸੁਣ _ਲਈ। 
ਕੇ ਖੁਬ _ਹਲਾ-ਗੁਲਾ ਮਚਾ 


੧੨੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਆਵਤ ਦੇਖਿ ਕੈ ਚੰਡ ਪੁਚੋਡਿ ਕੋ ਕੋਪ ਕਰਿਓ ਮਨ ਮੈ ਅਤਿ ਦਾਨੋ। 
ਨਾਸ ਕਰੋ ਇਹ ਕੋ ਛਿਨ ਮੈ ਕਰਿ ਬਾਨ ਸੰਭਾਰ ਬਡੋ ਧਨੁ ਤਾਨੋ। 
ਕਾਲੀ ਕੇ ਬਕੂ _ਬ਼ਿਲੋਕਨ ਤੇ ਸੁ ਉਠਿਓ ਮਨ ਮੈ ਭੂਮ ਜਿਉਂ ਜਮ ਜਾਨੋ। 
ਬਾਨ ਸਮੂਹ ਚਲਾਇ _ਦਏ _ਕਿਲਕਾਰ ਉਠਿਓ ਜੁ ਪ੍ਰਲੈ ਘਨ ਮਾਨੋ। _੧੭੯। 


ਬੈਰਨ ਕੇ ਘਨ ਸੇ ਦਲ ਪੈਠਿ ਲਇਓ ਕਰਿ ਮੈ ਧਨੁ ਸਾਇਕੁ ਐਸੇ। 
ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ। 
ਭਾਜ ਗਈ ਧੁਜਨੀ ਡਰਿ ਕੈ ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ। 
ਭੀਮ ਕੋ ਸੁਉਨ ਭਰਿਓ ਮੁਖ ਦੇਖਿ ਕੈ ਛਾਡਿ ਚਲੇ ਰਨ ਕਉਰਉ ਜੈਸੇ। ੧੮0। 


ਕਾਭਤ 
ਆਗਿਆ ਪਾਇ ਸੁੰਭ ਕੀ ਸੁ ਮਹਾਬੀਰ ਧੀਰ ਜੋਧੇ ਆਏ ਚੌਡਿ ਉਪਰ ਸੁ ਕ੍ਰੋਧ ਕੈ ਬਨੀ ਠਨੀ। 
ਚੈਡਿਕਾ ਲੈ ਬਾਨ ਅਉ ਕਮਾਨ ਕਾਲੀ ਕਿਰਪਾਨ ਛਿਨ ਮਧਿ ਕੈ ਕੈ ਬਲ ਸੁੰਭ ਕੀ ਹਨੀ ਅਨੀ। 
ਡਰਤ ਜਿ ਖੇਤ ਮਹਾ ਪ੍ਰੇਤ ਕੀਨੇ ਬਾਨਨ ਸੋ _ਬ਼ਿਚਲ ਬਿਥਰ ਐਸੇ _ਭਾਜਗੀ ਅਨੀ ਕਿਨੀ। 
ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ ਧੂਰ ਉਡਿ ਚਲੇ ਹੁਇ ਕੇ ਕੋਟਿਕ ਕਨੀ ਕਨੀ। ੧੮੧। 


੩੩ 


ਸ਼ਾ 
ਖਗ ਲੈ ਕਾਲੀ ਅਉ ਚੰਡੀ ਕੁਵੈਡਿ ਬਿਲੋਕ ਕੈ ਦਾਨਵ ਇਉ ਦਬਟੇ ਹੈ। 
ਕੇਤਕ ਚਾਬ ਗਈ ਮੁਖਿ ਕਾਲਿਕਾ ਕੇਤਿਨ ਕੇ ਸਿਰ ਚੰਡਿ ਕਟੇ ਹੈ। 

ਸੁਉਨਤ ਸਿੰਧੁ ਭਇਓ ਧਰ ਮੈ ਰਨ ਛਾਡ ਗਏ ਇਕ ਦੈਤ ਫਟੇ ਹੈ। 

ਸੁੰਭ ਪੈ ਜਾਇ ਕਹੀ ਤਿਨ ਇਉ ਬਹੁ ਬੀਰ ਮਹਾ ਤਿਹ ਠਉਰ ਲਟੇ ਹੈ।੧੮੨। 


ਦੰਹਰਾ 
ਦੇਖਿ ਭਇਆਨਕ ਜੁਧ ਕੋ ਕੀਨੋ _ਬਿਸਨੁ _ਬਿਚਾਰ। 
ਸਕਤਿ _ਸਹਾਇਤ ਕੇ ਨਮਿਤ ਭੇਜੀ ਰਨਹਿ _ਮੰਝਾਰ। _੧੮੩। 
ਡਆੀਯਾ 


ਦੱ 


ਆਇਸ ਪਾਇ ਸਭੈ ਸਕਤੀ ਚਲਿ ਕੈ ਤਹਾ ਚੈਡਿ ਪੁਚੰਡ ਪੈ ਆਈ। 
ਦੇਵੀ ਕਹਿਓ ਤਿਨ ਕੋ ਕਰ ਆਦਰੁ ਆਈ ਭਲੇ ਜਨੁ ਬੋਲਿ ਪਠਾਈ। 
ਤਾ ਛਬਿ ਕੀ ਉਪਮਾ ਅਤਿ ਹੀ ਕਵਿ ਨੇ ਅਪਨੇ ਮਨ ਮੈ ਲਖਿ ਪਾਈ। 
ਮਾਨਹੁ ਸਾਵਨ ਮਾਸ ਨਦੀ ਚਲਿ ਕੈ ਜਲ ਰਾਸਿ ਮੈ ਆਨਿ ਸਮਾਈ। ੧੮੪। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੨੨ 


ਪ੍ਰਚੰਡ ਚੰਡੀ ਨੂੰ ਆਉਂਦਿਆਂ ਵੇਖ ਕੇ _(ਸ਼ੁੰਭ) ਦੈਂਤ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ। 
ਇਸ (ਦੇਵੀ) ਨੂੰ ਛਿਣ ਵਿਚ ਨਸ਼ਟ ਕਰ _ਦੇਵਾਂਗਾ। (ਇਹ _ਭਾਵ ਮਨ ਵਿਚ ਧਾਰ ਕੇ) 
ਬਾਣ ਨੂੰ ਸੰਭਾਲ ਕੇ ਵਡੇ _ਧਨੁਸ਼ ਵਿਚ _ਖਿਚਿਆ। ਕਾਲੀ ਦੇ ਮੁਖ (ਬਕ) ਨੂੰ ਵੇਖਣ ਨਾਲ 
(ਉਸ ਦੇ) ਮਨ ਵਿਚ ਭਰਮ ਪੈਦਾ ਹੋਇਆ ਕਿ (ਇਹ) ਜਮ ਵਰਗਾ ਹੈ। (ਫਿਰ ਵੀ ਉਸ 
ਨੇ) ਸਾਰੇ _ਬਾਣ ਚਲਾ ਦਿੱਤੇ ਅਤੇ (ਇਸ ਤਰ੍ਹਾਂ) ਚੀਖ਼ ਉਠਿਆ ਮਾਨੋ _ਪਰਲੋ ਵੇਲੇ ਦੇ ਬਦਲ 
(ਗਜਦੇ ਹੌਂਣ)।੧੭੯। 


ਵੈਰੀਆਂ ਦੇ ਬਦਲ ਵਰਗੇ _ਦਲ ਵਿਚ ਵੜ ਕੇ (ਚੰਡੀ ਨੇ) ਹੱਥ ਵਿਚ _ਧਨੁਸ਼- 
ਬਾਣ _ਫੜ _ਲਿਆ। _ਕਾਲੇ _ਪਰਬਤ _ਵਰਗੇ _ਦੈੱਤ (ਇਸ ਤਰ੍ਹਾਂ) _ਮਾਰ ਦਿੱਤੇ _ਜਿਸ _ ਤਰ੍ਹਾਂ 
ਸੁਰਜ ਦੀਆਂ ਕਿਰਨਾਂ ਨਾਲ _ਹਨੇਰਾ ਖ਼ਤਮ ਹੋ ਜਾਂਦਾ ਹੈ। (ਚੰਡੀ ਦੇ) ਡਰ ਨਾਲ (ਦੈਂਤ) 
ਗਈ, ਉਸ ਦੀ ਛਬੀ ਨੂੰ ਕੋਈ ਕਵੀ ਕਿਵੇਂ ਕਹਿ ਸਕਦਾ ਹੈ, ਜਿਵੇਂ ਭੀਮ ਦੇ 
ਮੂੰਹ ਨੂੰ ਵੇਖ ਕੇ 


੮੦. 


ਕੌਰਵ _ਰਣ-ਭੂਮੀ _ਨੂੰ _ਛਡ _ਚਲੇ _ਹਨ।੧੮0। 


ਸੁੰਭ ਦੀ ਆਗਿਆ ਪ੍ਰਾਪਤ _ਕਰ _ਕੇ _ਮਹਾਬਲੀ _ਅਤੇ _ਧੀਰਜਵਾਨ ਯੋਧੇ _ਕ੍ਰੋਧ-ਪੂਰਵਕ 
ਸਜ-ਧਜ ਕੇ ਚੰਡੀ ਉਪਰ ਚੜ੍ਹ _ਆਏ। ਚੰਡੀ ਨੇ _ਧਨੁਸ਼ ਅਤੇ ਬਾਣ ਅਤੇ ਕਾਲੀ ਨੇ ਕ੍ਰਿਪਾਨ 
ਧਾਰਨ ਕਰ _ਕੇ ਬਲ-ਪੂਰਵਕ ਛਿਣ ਵਿਚ ਹੀ ਸ਼ੁੰਭ ਦੀ ਸੈਨਾ (ਅਨੀ) ਨੂੰ ਮਾਰ ਦਿੱਤਾ। ਡਰ 
ਦੇ ਮਾਰੇ ਯੁੱਧ-ਭੂਮੀ ਛਡ ਗਏ, (ਉਨ੍ਹਾਂ ਨੂੰ) ਬਾਣਾਂ (ਦੀ ਮਾਰ) ਨਾਲ ਭੂਤਨੇ ਬਣਾ ਦਿੱਤਾ ਅਤੇ 
ਵਿਚਲਿਤ (ਦੈਂਤ) ਸੈਨਾ ਇਸ ਤਰ੍ਹਾਂ _ਖਿੰਡ-ਪੁੰਡ ਗਈ ਜਿਸ ਤਰ੍ਹਾਂ ਰੇਤ ਦੇ ਥਲ ਵਿਚ ਹਵਾ 
ਦੇ ਝੌਂਕੇ ('ਸਬੂਹ”) ਨਾਲ ਧੂੜ _ਦੇ ਕਰੋੜਾਂ _ਜ਼ੌਰੇ ਉਡਣ ਲਗ ਜਾਂਦੇ ਹਨ।੧੮੧। 


ਹਯਾ 


ਕਾਲੀ ਨੇ ਖੜਗ ਅਤੇ ਚੰਡੀ ਨੇ ਧਨੁਸ਼ ਲੈ ਕੇ ਦੈਂਤ ਨੂੰ ਵੇਖ ਕੇ ਇਉਂ _ਦਬਕਾਇਆ 
ਹੈ। ਕਈਆਂ ਨੂੰ ਕਾਲੀ ਮੂੰਹ ਨਾਲ ਚੱਬ ਗਈ ਹੈ ਅਤੇ ਕਈਆਂ ਦੇ ਸਿਰ ਚੰਡੀ ਨੇ ਕਟ 


ਦਿੱਤੇ _ਹਨ। _ਧਰਤੀ _ਉਤੇ _ਲਹੂ ਦਾ _ਸਮੁੰਦਰ _ਬਣ _ਗਿਆ _ਹੈ। (ਕਈ ਦੈਂਤ) _ਰਣ-ਭੂਮੀ 
ਛਡ ਗਏ ਹਨ (ਅਤੇ ਕਈ) ਦੈਂਤ ਜ਼ਖ਼ਮੀ ਹੋਏ ਪਏ _ਹਨ। (ਜੋ ਯੁੱਧ ਵਿਚੋਂ ਭਜ ਕੇ ਗਏ 
ਹਨ) ਉਨ੍ਹਾਂ ਨੇ ਸੁੰਭ ਕੋਲ ਜਾ ਕੇ ਇਉਂ (ਗੱਲ) ਕਹੀ (ਕਿ) ਬਹੁਤ ਸਾਰੇ ਮਹਾਨ ਯੋਧੇ 
ਰਣ-ਭੂਮੀ _ਵਿਚ _ਲੇਟੇ _ਪਏ _ਹਨ _ (ਅਰਥਾਤ _ ਮਾਰੇ _ ਗਏ _ ਹਨ)।੧੮੨। 
ਦੰਹਰਾ 

(ਇਸ ਤਰ੍ਹਾਂ ਦੇ) ਭਿਆਨਕ ਯੁੱਧ ਨੂੰ ਵੇਖ ਕੇ ਵਿਸ਼ਣੂ ਨੇ ਵਿਚਾਰ ਕੀਤਾ ਅਤੇ (ਚੰਡੀ 
ਦੀ) ਸਹਾਇਤਾ _ਲਈ _ (ਸਾਰੀਆਂ) _ਦੇਵ-ਸ਼ਕਤੀਆਂ _ਰਣ-ਭੂਮੀ _ਵਿਚ _ ਭੇਜ _ਦਿੱਤੀਆਂ।੧੮੩। 


ਹਯਾ 


(ਵਿਸ਼ਣੂ _ਦੀ) ਆਗਿਆ ਪ੍ਰਾਪਤ _ਕਰ _ਕੇ _(ਦੇਵਤਿਆਂ _ਦੀ) _ਸਾਰੀ _ਸ਼ਕਤੀ _ਚਲ 
ਕੇ ਉਥੇ ਪ੍ਰਚੰਡ ਚੰਡੀ ਕੋਲ ਆ ਗਈ। ਉਨ੍ਹਾਂ ਦਾ ਆਦਰ ਕਰ ਕੇ ਦੇਵੀ ਨੇ “ਜੀਊ ਆਇਆਂ” 
ਕਿਹਾ ਮਾਨੋ _ਬੁਲਾਵਾ ਭੇਜ ਕੇ _(ਮੰਗਵਾਈਆਂ _ਹੋਣ)। ਉਸ (ਸਮੇਂ ਦੀ) ਛਬੀ _ਦੀ ਉਪਮਾ 
ਕਵੀ _ਨੇ ਆਪਣੇ ਮਨ _ਵਿਚ _(ਚੰਗੀ ਤਰ੍ਹਾਂ) ਜਾਣ _ਲਈ, ਮਾਨੋ _ਸਾਵਣ ਦੇ ਮਹੀਨੇ ਵਿਚ 
ਨਦੀ _ਚਲ ਕੇ ਸਮੁੰਦਰ ਵਿਚ _ਆ ਸਮਾਈ _ਹੋਵੇ।੧੮੪। 


੧੨ ੩ 


ਸੀ _ਦਸਮ-ਗ੍ਰੰਥ _ਸਾਹਿਬ 


ਦੇਖਿ ਮਹਾ ਦਲ ਦੇਵਨ ਕੋ ਬਰ ਬੀਰ ਸੁਸਾਮੁਹੇ ਜੁਧ ਕੋ _ਧਾਏ। 

ਬਾਨਨਿ ਸਾਥਿ ਹਨੇ ਬਲੁ ਕੈ ਰਨ ਮੈ ਬਹੁ ਆਵਤ ਬੀਰ ਗਿਰਾਏ। 

ਦਾੜਨ ਸਾਥਿ ਚਬਾਇ ਗਈ ਕਲਿ ਅਉਰ ਗਹੈਂ ਚਹੂੰ _ਓਰਿ _ਬਗਾਏ। 
ਰਾਵਨ ਸੋ ਰਿਸ ਕੈ ਰਨ ਮੈ ਪਤਿ ਭਾਲਕ ਜਿਉ ਗਿਰਰਾਜ ਚਲਾਏ। ੧੮੫। 


ਫੇਰ ਲੈ ਪਾਨਿ ਕ੍ਰਿਪਾਨ ਸੰਭਾਰ ਕੈ ਦੈਤਨ ਸੋ ਬਹੁ ਜੁਧ ਕਰਿਓ ਹੈ। 
ਮਾਰ ਬਿਦਾਰ ਸੰਘਾਰ ਦਏ ਬਹੁ ਭੂਮਿ ਪਰੇ ਭਟ ਸੂਉਨ ਝਰਿਓ ਹੈ। 
ਗੂਦ ਬਹਿਓ ਅਰਿ ਸੀਸਨ ਤੇ ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ। 
ਮਾਨੋ _ਪਹਾਰ ਕੇ _ਸ੍ਰੰਗਹੁ ਤੇ ਧਰਨੀ ਪਰ ਆਨਿ _ਤੁਸਾਰ ਪਰਿਓ ਹੈ। ੧੮੬। 


ਦੰਹਰਾ 
ਭਾਗ _ਗਈ ਧੁਜਨੀ ਸਭੈ ਰਹਿਓ ਨ ਕਛੂ ਉਪਾਉ। 
ਸੁੰਭ ਨਿਸੁੰਭਹਿ ਸੋ _ਕਹਿਓ ਦਲ ਲੈ ਤੁਮ ਹੂੰ _ਜਾਉ। ੧੮੭। 
ਨੰਗਾ 
ਮਾਨ ਕੈ _ਸੁੰਭ ਕੋ ਬੋਲ ਨਿਸੁੰਭੁ ਚਲਿਓ ਦਲ ਸਾਜਿ ਮਹਾ ਬਲਿ ਐਸੇ। 
ਭਾਰਥ ਜਿਉਂ ਰਨ ਮੈ ਰਿਸਿ ਪਾਰਥਿ ਕੂਧ ਕੈ ਜੁਧ ਕਰਿਓ ਕਰਨੈ ਸੇ। 
ਚੈਡਿ ਕੇ ਬਾਨ ਲਗੇ ਬਹੁ ਦੈਤ ਕਉ ਫੋਰਿ ਕੈ ਪਾਰ ਭਏ ਤਨ ਕੈਸੇ। 
ਸਾਵਨ ਮਾਸ ਕ੍ਰਿਸਾਨ ਕੇ ਖੇਤਿ ਉਗੇ ਮਨੋ _ਧਾਨ ਕੇ ਅੰਕੁਰ ਜੈਸੇ। ੧੮੮। 


ਬਾਨਨ ਸਾਥ _ਗਿਰਾਇ ਦਏ ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ। 
ਮਾਰਿ _ਬਿਦਾਰਿ ਦਈ ਧੁਜਨੀ ਸਭ ਦਾਨਵ ਕੋ ਬਲੁ ਹੁਇ ਗਇਓ ਛੀਨੋ। 
ਸੂਉਨ ਸਮੂਹਿ ਪਰਿਓ ਤਿਹ ਠਉਰ ਤਹਾ ਕਵਿ ਨੇ ਜਸੁ ਇਉ ਮਨ ਚੀਨੋ। 
ਸਾਤ ਹੂੰ ਸਾਗਰ ਕੋ _ਰਚਿ ਕੈ ਬਿਧਿ ਆਠਵੋ ਸਿੰਧੁ ਕਰਿਓ ਹੈ ਨਵੀਨੋ। ੧੮੯। 
ਲੈ ਕਰ ਮੈ ਅਸਿ ਚੈਡਿ ਪ੍ਰਚੰਡ ਸੁ ਕੂਧ ਭਈ ਰਨ ਮਧ ਲਰੀ ਹੈ। 

ਫੋਰ ਦਈ ਚਤੁਰੰਗ ਚਮੂੰ ਬਲੁ ਕੈ ਬਹੁ ਕਾਲਿਕਾ ਮਾਰਿ ਧਰੀ _ਹੈ। 

ਰੂਪ ਦਿਖਾਇ ਭਇਆਨਕ ਇਉਂ ਅਸੁਰੈਪਤਿ ਭ੍ਰਾਤ ਕੀ ਕ੍ਰਾਂਤਿ ਹਰੀ ਹੈ। 
ਸੂਉਨ ਸੋ ਲਾਲ ਭਈ ਧਰਨੀ ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ। ੧੯॥। 


ਦੈਤ ਸੰਭਾਰਿ ਸਭੈ ਅਪਨੋ ਬਲਿ ਚੈਡਿ ਸੋ ਜੁਧ ਕੋ ਫੇਰਿ ਅਰੇ ਹੈ। 

ਆਯੁਧ ਧਾਰਿ ਲਰੈ ਰਨ ਇਉ ਜਨੁ ਦੀਪਕ ਮਧਿ ਪਤੰਗ ਪਰੇ ਹੈ। 

ਚੰਡ ਪ੍ਰਚੰਡ ਕੁਵੰਡ ਸੰਭਾਰਿ ਸਭੈ ਰਨ ਮਧਿ ਦੁ ਟੂਕ ਕਰੇ ਹੈ। 

ਮਾਨੋ ਮਹਾ ਬਨ ਮੈ ਬਰ ਬ੍ਰਿਛਨ ਕਾਟਿ ਕੈ ਬਾਢੀ ਜੁਦੇ ਕੈ ਧਰੇ ਹੈ। ੧੯੧। 


ਚੰਡੀ _ਚਰਿਤ੍ੂ _(ਉਕਤਿ _ ਬਿਲਾਸ) ੧੨੩ 


ਦੇਵਤਿਆਂ ਦੇ ਵਡੇ ਦਲ ਨੂੰ ਵੇਖ ਕੇ ਸ਼ਕਤੀਸ਼ਾਲੀ ਵੀਰ (ਦੈਂਤ) ਯੁੱਧ ਕਰਨ ਲਈ 
ਸਾਹਮਣੇ ਆ ਗਏ। (ਉਨ੍ਹਾਂ ਦੈੱਤ) ਵੀਰਾਂ ਨੂੰ ਆਉਂਦੇ ਹੋਇਆਂ (ਵੇਖ ਕੇ ਚੰਡੀ ਨੇ) _ਬਲ- 


ਸੁਟੇ ਹੋਣ।੧੮੫। 

ਫਿਰ (ਕਾਲੀ ਨੇ) ਹੱਥ _ਵਿਚ ਕ੍ਰਿਪਾਨ ਸੰਭਾਲ 
ਹੈ। (ਤਲਵਾਰ _ਨਾਲ) _ਬਹੁਤ (ਸੂਰਮੇ) ਕਟ _ਵਢ 
(ਸੂਰਮਿਆਂ ਦੇ ਸ਼ਰੀਰਾਂ ਵਿਚੋਂ) ਲਹੂ _ਵਗ ਰਿਹਾ _ਹੈ। _ਵੈਰੀਆਂ ਦੇ _ਸ਼ਰੀਰਾਂ 
ਮਿਝ (ਨੂੰ ਵੇਖ ਕੇ) ਕਵੀ ਨੇ ਇਹ ਭਾਵ ਕਢਿਆ 
ਉਤੇ _ ਬਰਫ਼ _('ਤੁਸਾਰ”) ਡਿਗ _ਪਈ _ਹੋਵੇ।੧੮੬। 
ਦੰਹਰਾ 

ਜਦੋਂ ਕੋਈ ਉਪਾ ਨ ਰਿਹਾ (ਤਾਂ ਦੈਂਤਾਂ ਦੀ) ਸਾਰੀ ਸੈਨਾ ਭਜ ਗਈ। (ਉਸ ਵੇਲੇ) 
ਸ਼ੁੰਭ _ਨੇ ਨਿਸ਼ੁੰਭ ਨੂੰ ਕਿਹਾ ਕਿ ਤੂੰ ਹੀ ਦਲ ਲੈ ਕੇ (ਲੜਨ ਲਈ) ਜਾ।੧੮੭। 


ਸ਼ੁੰਭ ਦੇ _ਬੋਲ (ਹੁਕਮ) ਮੰਨ _ਕੇ _ਮਹਾਬਲੀ _ਨਿਸ਼ੁੰਭ ਆਪਣਾ ਦਲ ਸਜਾ ਕੇ ਇਸ 
ਤਰ੍ਹਾਂ ਤੁਰ ਪਿਆ ਜਿਸ ਤਰ੍ਹਾਂ ਮਹਾਭਾਰਤ _(ਦੀ _ਜੰਗ ਵੇਲੇ) ਅਰਜਨ _('ਪਾਰਥਿ”) ਨੇ ਕ੍ਰੋਧ 
ਪੂਰਵਕ ਯੁੱਧ _ਕੀਤਾ ਸੀ। ਚੰਡੀ ਦੇ ਬਹੁਤ ਸਾਰੇ _ਬਾਣ ਦੈੱਤ ਨੂੰ ਲਗੇ, _ਉਹ 


ਕਰਨ _ਨਾਲ 
ਨੂੰ ਚੀਰ ਕੇ ਕਿਸ ਤਰ੍ਹਾਂ ਪਾਰ ਹੋ ਗਏ, ਮਾਨੋ ਸਾਵਣ ਦੇ ਮਹੀਨੇ ਵਿਚ ਕਿਸਾਨ ਦੇ 
ਧਾਨ _ਦੇ ਅੰਕੁਰ _ਨਿਕਲੇ _ਹੋਣ।੧੮੮। 

(ਪਹਿਲਾਂ) _ਬਾਣਾਂ ਨਾਲ _ਡਿਗਾ ਦਿੱਤਾ ਅਤੇ ਫਿਰ ਹੱਥ ਵਿਚ ਤਲਵਾਰ ਲੈ ਕੇ ਇਸ 


ਤਰ੍ਹਾਂ ਯੁੱਧ _ਕੀਤਾ _ਕਿ _ਸਾਰੀ (ਦੈਂਤ) ਸੈਨਾ ਨੂੰ ਮਾਰ ਕੇ ਨਸ਼ਟ _ਕਰ _ਦਿੱਤਾ, (ਫਲਸਰੂਪ) 
ਵੈਰੀ ਦੀ ਸ਼ਕਤੀ ਮੇਠੀ ਪੈ _ਗਈ। _ਉਸ ਸਥਾਨ ਉਤੇ _ਬਹੁਤ ਅਧਿਕ _ਲਹੂ _ਪਿਆ ਹੋਇਆ 
ਹੈ। (ਉਸ ਦਾ) ਯਸ਼ ਕਵੀ ਨੇ ਮਨ ਵਿਚ ਇਸ ਤਰ੍ਹਾਂ ਜਾਣਿਆ ਹੈ ਮਾਨੋ ਸੱਤਾਂ ਸਮੁੰਦਰਾਂ 
ਨੂੰ ਬਣਾ ਕੇ ਬੂਹਮਾ ਨੇ (ਲਹੂ ਦਾ) _ਔਠਵਾਂ ਨਵਾਂ _ਸਮੁੰਦਰ ਬਣਾਇਆ _ਹੋਵੇ।੧੮੯। 

ਪੁਚੰਡ _ਚੰਡੀ _ਹੱਥ _ਵਿਚ _ਤਲਵਾਰ _ਧਾਰਨ _ਕਰ ਕੇ ਕ੍ਰੋਧਿਤ ਹੋਈ ਰਣ ਵਿਚ ਲੜ 
ਰਹੀ ਹੈ ਅਤੇ _ਚਤੁਰੰਗਣੀ ਸੈਨਾ ਨੂੰ _ਬਲ-ਪੂਰਵਕ ਨਸ਼ਟ _ਕਰ ਦਿੱਤਾ ਹੈ। _ਕਾਲੀ ਨੇ ਵੀ 


ਸਾਰੇ ਦੈਂਤ ਆਪਣਾ _ਬਲ (ਸੰਭਾਲ ਕੇ) ਚੰਡੀ ਨਾਲ ਯੁੱਧ ਕਰਨ ਲਈ ਫਿਰ ਡਟੇ 
ਹੋਏ _ਹਨ। ਸ਼ਸਤ੍ਰ _ਧਾਰ ਕੇ _ਯੁੱਧ-ਭੂਮੀ ਵਿਚ ਇੰਜ ਲੜ ਰਹੇ ਹਨ ਮਾਨੋ ਦੀਵੇ ਵਿਚ _ਪਤੰਗੇ 
ਪੈ ਰਹੇ ਹੋਣ। ਪ੍ਰਚੰਡ _ਚੰਡੀ ਨੇ _ਧਨੁਸ਼ ਸੰਭਾਲ ਕੇ ਸਭ ਦੇ ਰਣ ਵਿਚ ਦੋ ਦੋ ਟੋਟੇ ਕਰ 
ਦਿੱਤੇ ਹਨ, ਮਾਨੋ ਮਹਾ _ਬਨ _ਵਿਚ ਤ੍ਰਿਖਾਣ ਨੇ ਵਡੇ ਵਡੇ ਬ੍ਰਿਛ ਕਟ ਕੇ ਵਖਰੇ ਰਖੇ 


ਹੱਣ।੧੯੧। 


੧੨੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਮਾਰ ਲਇਓ ਦਲ ਅਉਰ ਭਜਿਓ ਮਨ ਮੈ ਤਬ ਕੋਪ ਨਿਸੁੰਭ ਕਰਿਓ ਹੈ। 
ਚੋਡਿ ਕੇ ਸਾਮੁਹੇ ਆਨਿ ਅਰਿਓ ਅਤਿ ਜੁਧੁ ਕਰਿਓ ਪਗੁ ਨਾਹਿ ਟਰਿਓ ਹੈ। 
ਚੰਡਿ ਕੇ ਬਾਨ ਲਗਿਓ ਮੁਖ ਦੈਤ ਕੇ ਸੂਉਨ ਸਮੂਹ ਧਰਾਨਿ ਪਰਿਓ ਹੈ। 
ਮਾਨਹੁ ਰਾਹੁ ਗ੍ਰਸਿਓ ਨਭਿ ਭਾਨੁ ਸੁ _ਸੁਉਨਤ ਕੋ ਅਤਿ ਬਉਨ ਕਰਿਓ ਹੈ।੧੯੨। 


ਸਾਂਗ ਸੰਭਾਰਿ ਕਰੈ ਬਲੁ ਧਾਰ ਕੈ ਚੈਡਿ ਦਈ ਰਿਪੁ ਭਾਲ ਮੈ ਐਸੇ। 
ਜੋਰ ਕੈ ਫੋਰ ਗਈ ਸਿਰ ਤ੍ਰਾਨ ਕੋ ਪਾਰ ਭਈ ਪਟ ਫਾਰਿ ਅਨੈਸੇ। 
ਸੂਉਨ ਕੀ ਧਾਰ ਚਲੀ ਪਥ ਊਰਧ ਸੋ ਉਪਮਾ ਸੁ ਭਈ ਕਹੁ ਕੈਸੇ। 
ਮਾਨੋ ਮਹੇਸ ਕੇ ਤੀਸਰੇ ਨੈਨ ਕੀ ਜੋਤ ਉਦੋਤ ਭਈ ਖੁਲ ਤੈਸੇ। ੧੯੩। 


ਦੈਤ ਨਿਕਾਸ ਕੈ ਸਾਂਗ ਵਹੈ ਬਲਿ ਕੈ ਤਬ ਚੈਡਿ ਪ੍ਰਚੰਡ ਕੇ ਦੀਨੀ। 

ਜਾਇ ਲਗੀ ਤਿਹ ਕੇ ਮੁਖ ਮੈ ਬਹਿ ਸੁਉਨ ਪਰਿਓ ਅਤਿ ਹੀ ਛਬਿ ਕੀਨੀ। 
ਇਉ ਉਪਮਾ ਉਪਜੀ ਮਨ ਮੈ ਕਬਿ ਨੇ ਇਹ ਭਾਤਿ ਸੋਈ ਕਹਿ ਦੀਨੀ। 
ਮਾਨਹੁ _ਸਿੰਘਲ ਦੀਪ ਕੀ ਨਾਰਿ ਗਰੇ ਮੈ ਤੋਬੋਰ ਕੀ ਪੀਕ ਨਵੀਨੀ। ੧੯੪। 


ਜੁਧੁ ਨਿਸੁੰਭ ਕਰਿਓ ਅਤਿ ਹੀ ਜਸੁ ਇਆ ਛਬਿ ਕੋ ਕਬਿ ਕੋ ਬਰਨੈ। 
ਨਹਿ ਭੀਖਮ ਦ੍ਰੋਣਿ ਕ੍ਰਿਪਾ ਅਰੁ ਦੋੋਣਜ ਭੀਮ ਨ ਅਰਜਨ ਅਉ ਕਰਨੈ। 
ਬਹੁ ਦਾਨਵ ਕੇ ਤਨ ਸੁਉਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰਨੈ। 
ਜਨੁ ਰਾਤਿ ਕੈ ਦੂਰਿ ਬਿਭਾਸ ਦਸੋ ਦਿਸ ਫੈਲਿ ਚਲੀ ਰਵਿ ਕੀ ਕਿਰਨੈ। ੧੯੫। 


ਚੋਡਿ ਲੈ ਚਕ੍ਰ ਧਸੀ ਰਨ ਮੈ ਰਿਸਿ ਕੂਧ ਕੀਓ ਬਹੁ ਦਾਨਵ ਮਾਰੇ। 
ਫੇਰਿ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪੁ”" ਸੈਨ ਹਤੀ ਲਲਕਾਰੇ। 
ਲੈ ਕਰ ਖਗ ਅਦਗ ਮਹਾ ਸਿਰ ਦੈਤਨ ਕੇ ਬਹੁ ਭੁ ਪਰ ਝਾਰੇ। 


ਰਾਮ ਕੇ ਜੁਧ ਸਮੇ ਹਨੂਮਾਨਿ ਜੁਆਨ ਮਨੋ ਗਰੂਏ ਗਿਰ ਡਾਰੇ। ੧੯੬। 


ਦਾਨਵ _ਏਕ _ਬਡੋਂ ਬਲਵਾਨ ਕ੍ਰਿਪਾਨ ਲੈ _ਪਾਨਿ _ਹਕਾਰ ਕੈ _ਧਾਇਓ। 

ਕਾਢੁ ਕੈ ਖਗ ਸੁ ਚੰਡਿਕਾ ਮਿਆਨ ਤੇ ਤਾ ਤਨ ਬੀਚ ਭਲੇ ਬਰਿ ਲਾਇਓ। 
ਟੂਟ ਪਰਿਓ ਸਿਰ ਵਾ ਧਰਿ ਤੇ ਜਸੁ ਇਆ ਛਬਿ ਕੋ ਕਵਿ ਕੇ ਮਨਿ ਆਇਓ। 
ਊਚ _ਧਰਾਧਰ ਊਪਰ ਤੇ _ਗਿਰਿਓ _ਕਾਕ _ਕਰਾਲ ਭੁਜੰਗਮ _ਖਾਇਓ। _੧੯੭। 


%. 


“ਫਿਰ? 


(ਜਦੋਂ ਕੁਝ) ਦਲ ਮਾਰ _ਲਿਆ ਗਿਆ ਅਤੇ ਹੋਰ ਭਜ ਗਿਆ ਤਦੋਂ ਨਿਸ਼ੁੰਭ ਨੇ 
ਮਨ ਵਿਚ ਕ੍ਰੋਧ ਕੀਤਾ _ਅਤੇ ਚੰਡੀ ਦੇ ਸਾਹਮਣੇ ਆ ਕੇ ਡਟ ਗਿਆ। (ਉਸ ਨੇ) ਖ਼ੂਬ 
ਯੁਂਧ _ਕੀਤਾ ਅਤੇ ਇਕ ਕਦਮ _ਵੀ ਪਿਛੇ ਨ ਹਟਾਇਆ। ਚੰਡੀ ਦੇ ਬਾਣ ਦੈਂਤ ਦੇ ਮੁਖ 
ਵਿਚ ਲਗੇ ਤਾਂ ਬਹੁਤ _ਸਾਰਾ _ਲਹੂ _ਧਰਤੀ _ਉਤੇ ਆ ਪਿਆ ਮਾਨੋ ਆਕਾਸ਼ ਵਿਚ _ਰਾਹੂ 
ਨੇ ਸੂਰਜ _ਨੂੰ _ਗੁਸ ਲਿਆ ਹੋਵੇ ਅਤੇ (ਸੂਰਜ ਨੇ) _ਲਹੂ _ਦੀ _ਵਡੀ _ਉਲਟੀ _ਕੀਤੀ 
ਹੌਵੇ।੧੯੨। 

(ਦੇਵੀ ਨੇ) ਹੱਥ ਵਿਚ ਸਾਂਗ ਨੂੰ ਧਾਰਨ ਕਰ ਕੇ ਅਤੇ ਸਾਰਾ ਬਲ _ਅਰਜਿਤ _ਕਰ 
ਕੇ ਵੈਰੀ (ਦੈੱਤ) ਦੇ ਮਸਤਕ ਵਿਚ ਇਸ ਤਰ੍ਹਾਂ ਖੋਭੀ, (ਜੋ) ਜ਼ੋਰ ਨਾਲ _ਸਿਰ ਦੇ ਲੋਹੇ ਦੇ 
ਟੋਪ ਨੂੰ ਫੋੜ ਗਈ ਅਤੇ (ਸਾਂਗ ਦੀ) ਚੁੰਜ ਪਟਕੇ ਨੂੰ ਪਾੜ ਕੇ ਪਾਰ ਹੋ ਗਈ। (ਦੈਂਤ 
ਦੇ ਮੱਥੇ ਤੋਂ) ਲਹੂ ਦੀ ਧਾਰ (ਨਿਕਲ ਕੇ) ਉਪਰ _ਵਲ ਚਲੀ, ਉਸ ਦੀ ਉਪਮਾ ਕਿਸ 
ਤਰ੍ਹਾਂ 


ਹੂ ਨੇ ਸ਼ੋਭਾ 
ਦੀ ਉਪਮਾ ਪੈਦਾ ਹੋਈ, _ਉਹ _ਇਸ ਤਰ੍ਹਾਂ 
ਇਸਤਰੀ) ਦੇ ਗਲੇ _ਵਿਚ _ਪਾਨ _ਦੀ ਤਾਜ਼ਾ ਬੁਕ _ਦਿਸ _ਰਹੀ _ਹੋਵੇ।੧੯੪। 

ਨਿਸ਼ੁੰਭ _ਨੇ ਬਹੁਤ ਯੁੱਧ _ਕੀਤਾ ਹੈ, ਇਸ _ਛਬੀ _ਦਾ ਯਸ਼ ਕਿਹੜਾ ਕਵੀ ਵਰਣਨ 
ਕਰ ਸਕਦਾ ਹੈ? _ਭੀਸ਼ਮ, ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਨੇ (ਵੀ ਅਜਿਹਾ ਯੁੱਧ) ਨਹੀਂ 
(ਕੀਤਾ) ਅਤੇ ਨ ਹੀ ਭੀਮ, ਅਰਜਨ _ਅਤੇ ਕਰਨ (ਨੇ ਕੀਤਾ ਹੈ) (ਇਹ ਸਾਰੇ ਮਹਾਭਾਰਤ 
ਦੇ ਪ੍ਰਮੁਖ ਯੋਧੇ _ਹਨ)। _ਬਹੁਤ _ਸਾਰੇ ਦੈਂਤਾਂ ਦੇ ਤਨ ਵਿਚੋਂ ਲਹੂ ਦੀਆਂ _ਤੱਤੀਰੀਆਂ ਫੁਟ 
ਰਹੀਆਂ _ਹਨ (ਕਿਉਂਕਿ ਉਨ੍ਹਾਂ ਨੂੰ) ਤੀਰਾਂ _ਦੀਆਂ ਮੁਖੀਆਂ (ਫਲ) _ਲਗੀਆਂ _ਹੋਈਆਂ ਹਨ, 
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਰਾਤ ਨੂੰ ਦੂਰ _ਕਰਨ _ਲਈ ਪ੍ਰਭਾਤ _ਵੇਲੇ ਸੂਰਜ _ਦੀਆਂ 


ਕਿਰਨਾਂ ਦਸਾਂ ਦਿਸ਼ਾਵਾਂ _ਵਿਚ _ਪਸਰ _ ਚਲੀਆਂ _ ਹੋਣ।੧੯੫। 

ਚੰਡੀ ਚੱਕਰ ਲੈ _ਕੇ _ਰਣ-ਭੂਮੀ _ਵਿਚ _ਧਸ _ਗਈ ਅਤੇ ਕ੍ਰੋਧਵਵਾਨ ਹੋ ਕੇ _ਬਹੁਤ 
ਦੈਂਤ ਮਾਰ ਦਿੱਤੇ। ਫਿਰ ਗਦਾ ਫੜ ਕੇ, ਵੇਖ ਕੇ, ਚਾਹ ਕੇ ਵੈਰੀ ਦੀ ਸੈਨਾ ਨੂੰ ਲਲਕਾਰ 
ਕੇ ਮਾਰਿਆ। (ਹੱਥ ਵਿਚ) ਡਾਢੀ _ਲਿਸ਼ਕਵੀਂ (“ਅਦਗ”) ਵੱਡੀ ਖੜਗ _ਲੈ ਕੇ ਦੈਂਤਾਂ ਦੇ 
ਸਿਰਾਂ ਉਤੇ _ਮਾਰੀ _ਅਤੇ (ਉਨ੍ਹਾਂ ` ਨੂੰ) ਧਰਤੀ _ਉਤੇ _(ਖਿੰਡਾ _ਦਿੱਤਾ)। _(ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਸ੍ਰੀ ਰਾਮ ਚੰਦਰ ਦੇ ਯੁੱਧ ਵੇਲੇ ਹਨੂਮਾਨ ਨੇ ਵਡੇ ਵਡੇ ਪਰਬਤ _ਲਿਆ ਕੇ _ਸੁਟੇ 
ਹੌਣ।੧੯੬। 

ਇਕ ਬਹੁਤ ਬਲਵਾਨ ਦੈੱਤ ਹੱਥ _ਵਿਚ ਕ੍ਰਿਪਾਨ ਲੈ ਕੇ _ਲਲਕਾਰਾ ਮਾਰਦਾ ਹੋਇਆ 
ਅਗੇ _ਵਧਿਆ। (ਅਗੋਂ) ਚੰਡੀ ਨੇ _ਮਿਆਨ ਵਿਚੋਂ ਖੜਗ _ਕਢ ਕੇ ਪੂਰੇ ਜ਼ੋਰ _ਨਾਲ _ਉਸ 
ਦੇ ਸ਼ਰੀਰ ਉਤੇ ਵਾਰ _ਕੀਤਾ। ਉਸ ਦਾ ਸਿਰ ਟੁੱਟ ਕੇ ਧਰਤੀ ਉਤੇ ਡਿਗ ਪਿਆ। ਇਸ 

ਦਾ ਯਸ਼ ਕਵੀ ਦੇ ਮਨ ਵਿਚ ਇੰਜ ਆਇਆ ਮਾਨੋ _ਉਂਚੇ ਪਰਬਤ ਉਤੋਂ ਭਿਆਨਕ 
ਸੌਂਪ _ਦਾ ਖਾਧਾ _ਹੋਇਆ ਕਾਂ (ਧਰਤੀ _ਉਤੇ) _ਡਿਗ _ਪਿਆ ਹੋਵੇ।੧੯੭। 


੧੨੫ 


ਸੀ _ਦਸਮ-ਗ੍ਰੰਥ _ਸਾਹਿਬ 


ਬੀਰ _ਨਿਸੁੰਭ ਕੋ ਦੈਤ ਬਲੀ ਇਕ ਪ੍ਰੇਰਿ ਤੁਰੰਗ ਗਇਓ ਰਨਿ _ਸਾਮੁਹਿ। 

ਦੇਖਤ ਧੀਰਜ ਨਾਹਿ ਰਹੈ ਅਬਿ ਕੋ ਸਮਰਥ ਹੈ ਬਿਕਰਮ ਜਾ _ਮਹਿ। 

ਚੋਡਿ ਲੈ ਪਾਨਿ ਕ੍ਰਿਪਾਨ ਹਨੇ ਅਰਿ ਫੇਰਿ ਦਈ ਸਿਰ ਦਾਨਵ ਤਾ ਮਹਿ। 
ਮੁੰਡਹਿ ਤੁੰਡਹਿ ਰੁੰਡਹਿ ਚੀਰਿ ਪਲਾਨ _ਕਿਕਾਨ ਧਸੀ ਬਸੁਧਾ ਮਹਿ। ੧੯੮। 


ਇਉ ਜਬ ਦੈਤ ਹਤਿਓ ਬਰ ਚੰਡਿ ਸੁ ਅਉਰ ਚਲਿਓ ਰਨ ਮਧਿ ਪਚਾਰੇ। 
ਕੇਹਰਿ ਕੇ ਸਮੁਹਾਇ ਰਿਸਾਇ ਕੈ ਧਾਇ ਕੈ ਘਾਇ ਦੁ ਤੀਨਕ ਝਾਰੇ। 

ਚੋਡਿ ਲਈ ਕਰਵਾਰ _ਸੰਭਾਰ ਹਕਾਰ ਕੈ ਸੀਸ ਦਈ ਬਲੁ ਧਾਰੇ। 

ਜਾਇ ਪਰਿਓ ਸਿਰ ਦੂਰ ਪਰਾਇ ਜਿਉ ਟੂਟਤ ਅੰਬੁ ਬਯਾਰ ਕੇ _ਮਾਰੇ। ੧੯੯। 


ਜਾਨਿ ਨਿਦਾਨ ਕੋ ਜੁਧੁ `ਬਨਿਓ _ਰਨਿ ਦੈਤ ਸਬੂਹ ਸਬੈ ਉਠਿ ਧਾਏ। 
ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ। 
ਚੋਡਿ ਕੇ ਖਗ ਗਦਾ ਲਗਿ ਦਾਨਵ ਰੰਚਕ ਰੰਚਕ ਹੁਇ ਤਨ ਆਏ। 
ਮੂੰਗਰ ਲਾਇ ਹਲਾਇ ਮਨੋ ਤਰੁ _ਕਾਛੀ ਨੇ ਪੇਡ ਤੇ ਤੂਤ ਗਿਰਾਏ। ੨00। 


ਪੇਖਿ ਚਮੂੰ ਬਹੁ ਦੈਤਨ ਕੀ ਪੁਨਿ ਚੌਡਿਕਾ ਆਪਨੇ _ਸਸਤੁ _ਸੰਭਾਰੇ। 
ਬੀਰਨ ਕੇ ਤਨ ਚੀਰਿ ਪਚੀਰ ਸੇ ਦੈਤ ਹਕਾਰ ਪਛਾਰਿ _ਸੰਘਾਰੇ। 
ਘਾਉ ਲਗੇ ਤਿਨ ਕੋ ਰਨ ਭੂਮਿ ਮੈ ਟੂਟ ਪਰੇ ਧਰ ਤੇ ਸਿਰ ਨਿਆਰੇ। 
ਜੁਧ ਸਮੈ ਸੁਤ ਭਾਨ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ। ੨0੧। 


ਚੋਡਿ ਪੁਚੰਡ ਤਬੈ ਬਲ ਧਾਰਿ ਸੰਭਾਰਿ ਲਈ ਕਰਵਾਰ ਕਰੀ ਕਰਿ। 
ਕੋਪ ਦਈਅ ਨਿਸੁੰਭ ਕੇ ਸੀਸਿ ਬਹੀ ਇਹ ਭਾਤ ਰਹੀ ਰਵਾ ਤਰਿ। 
ਕਉਨ ਸਰਾਹਿ ਕਰੈ ਕਹਿ ਤਾ ਛਿਨ ਸੋ ਬਿਬ ਹੋਇ ਪਰੈ ਧਰਨੀ ਪਰ। 
ਮਾਨਹੁ ਸਾਰ ਕੀ ਤਾਰ ਲੈ ਹਾਥਿ ਚਲਾਈ ਹੈ ਸਾਬੁਨ ਕੋ _ਸਬੁਨੀਗਰ। ੨60੨। 


ਇਤ ਆ _ਨਆਰਕੰਡੇ ਪੁਰਾਨ ਚੰਡ ਗਰ ਉਕਤ _/ਨੈਲਸ਼ 
/ਨੈਨੰਡ ਲਹ _ ਖਸਟਨਂ _/ਨ%ਏ _ ਗਆਪਤਨ/ _੬/ 
ਦੰਹਰ” 
ਜਬ _ਨਿਸੁੰਭ ਰਨਿ _ਮਾਰਿਓ ਦੇਵੀ ਇਹ _ਪਰਕਾਰ। 
ਭਾਜਿ ਦੈਤ ਇਕ ਸੁੰਭ ਪੈ ਗਇਓ ਤੁਰੰਗਮ ਡਾਰਿ। ੨0੩। 
ਆਨਿ ਸੁੰਭ ਧੈ ਤਿਨ ਕਹੀ ਸਕਲ ਜੁਧ ਕੀ ਬਾਤ। 
ਤਬ _ਭਾਜੇ ਦਾਨਵ ਸਭੈ ਮਾਰਿ ਲਇਓ ਤੁਅ ਭ੍ਰਾਤ। ੨0੪। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੨੫ 


ਵੀਰ (ਨਾਇਕ) ਨਿਸ਼ੁੰਭ ਦਾ ਇਕ _ਬਲਵਾਨ ਦੈਂਤ, ਘੋੜਾ _ਭਜਾ _ਕੇ _ਰਣਭੂਮੀ ਵਿਚ 
(ਦੇਵੀ ਦੇ) ਸਾਹਮਣੇ _ਆ _ਗਿਆ। (ਜਿਸ ਨੂੰ) ਵੇਖਦਿਆਂ _ਧੀਰਜ _ਨਹੀਂ ਰਹਿੰਦਾ, _ਹੁਣ 
ਕਿਹੜਾ ਸਮਰਥ ਹੈ ਜਾਂ ਕਿਸ ਵਿਚ ਤਾਕਤ ਹੈ (ਜੋ ਉਸ ਦੈਂਤ ਨਾਲ ਯੁੱਧ _ਕਰੇ)। ਚੰਡੀ 


ਨੇ ਹੱਥ ਵਿਚ ਕ੍ਰਿਪਾਨ ਲੈ ਕੇ (ਬਹੁਤ ਸਾਰੇ) ਵੈਰੀ ਮਾਰ ਦਿੱਤੇ ਅਤੇ _ਫਿਰ _(ਉਹ ਕ੍ਰਿਪਾਨ) 
ਉਸ ਦੈਂਤ ਦੇ ਸਿਰ (ਵਲ) ਚਲਾ _ਦਿੱਤੀ। (ਉਹ ਕ੍ਰਿਪਾਨ ਦੈਂਤ ਦੇ) ਸਿਰ ਨੂੰ, ਮੂੰਹ ਨੂੰ, 
ਧੜ ਨੂੰ, (ਘੋੜੇ ਦੇ) ਪਲਾਣੇ ਨੂੰ, ਘੋੜੇ _(ਕਿਕਾਨ) ਨੂੰ ਚੀਰ ਕੇ ਧਰਤੀ ਵਿਚ ਜਾ ਕੇ ਧਸ 
ਗਈ _ਹੈ।੧੯੮। 

ਇਸ ਤਰ੍ਹਾਂ ਜਦੋਂ ਬਲਵਾਨ ਚੰਡੀ ਨੇ ਦੈਂਤ ਨੂੰ ਮਾਰ ਦਿੱਤਾ, (ਤਾਂ ਇਕ) ਹੋਰ (ਦੈਂਤ) 


ਕੇ ਦੋ ਤਿੰਨ ਜ਼ਖਮ ਲਗਾ ਦਿੱਤੇ। ਚੰਡੀ ਨੇ ਤਲਵਾਰ ਸੰਭਾਲ _ਲਈ ਅਤੇ ਪੂਰੇ ਜ਼ੋਰ _ਨਾਲ 

ਲਲਕਾਰ _ਕੇ (ਉਸ ਦੇ) ਸਿਰ ਵਲ ਚਲਾ ਦਿੱਤੀ। (ਉਸ ਦਾ) ਸਿਰ (ਕਟ ਕੇ) ਦੁਰ ਜਾ 

ਪਿਆ, ਜਿਵੇਂ ਹਵਾ ਦੇ ਝੋਕੇ ਨਾਲ ਅੰਬ ਟੁਟ ਕੇ (ਜਾ ਪੈਂਦਾ ਹੈ)।੧੯੯। 
ਅੰਤ ਦਾ ਯੁੱਧ ਮਚਿਆ ਜਾਣ ਕੇ ਦੈਂਤਾਂ ਦੇ ਸਾਰੇ ਦਲ ਉਠ ਕੇ ਰਣ 
ਹਨ। ਲੋਹੇ _ਨਾਲ ਲੋਹਾ _ਵਜਦਾ ਹੈ, _ਉਦੋਂ _ਕਾਇਰ ਲੋਕ _ਯੁੱਧ-ਭੂਮੀ _ਛਡ 


ਪਏ 
ਜਾਂਦੇ ਹਨ। _ਚੰਡੀ _ਦੀ _ਖੜਗ _ਅਤੇ _ਗਦਾ _ਵਜਣ ਨਾਲ ਦੈਂਤਾਂ ਦੇ ਸ਼ਰੀਰ ਪੁਰਜ਼ਾ 


ਹੋਂ _ਗਏ 
ਨੇ _ਬ੍ਰਿਛ _ਤੋਂ ਤੂਤ _ਡਿਗਾਏ _ ਹੋਣ।੨00। 
ਦੈਂਤਾਂ ਦੀ ਬਹੁਤੀ ਸੈਨਾ ਵੇਖ ਕੇ ਚੰਡੀ ਨੇ ਫਿਰ ਆਪਣੇ ਸ਼ਸਤ੍ਰ _ਸੰਭਾਲੇ _ਹਨ। 
ਦੇ ਸ਼ਰੀਰ _ਚੰਦਨ _ਦੀਆਂ _ਗੇਲੀਆਂ _ਵਾਂਗ _ਚੀਰ _(ਦਿੱਤੇ ਹਨ) ਅਤੇ _ਦੈੱਤਾਂ ਨੂੰ 
ਵੰਗਾਰ ਕੇ _ਪਟਕਾ ਮਾਰਿਆ ਹੈ। ਉਨ੍ਹਾਂ `ਨੂੰ _ਰਣ-ਭੂਮੀ ਵਿਚ _ਘਾਓ ਲਗੇ ਹਨ (ਅਤੇ ਉਨ੍ਹਾਂ 
ਦੇ) ਸਿਰ _ਧੜ ਨਾਲੋਂ ਅਲਗ ਹੋਕੇ _ਡਿਗੇ ਪਏ _ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ 
ਯੁੱਧ ਦੇ ਸਮੇਂ (ਸੂਰਜ ਦੇ ਪੁਤਰ) ਛਨਿਛਰ ਨੇ ਚੰਦ੍ਰਮਾ ਦੇ ਸਾਰੇ ਟੁਕੜੇ ਵਖਰੇ _ਵਖਰੇ _ਕਰ 
ਕੇ ਸੁਟ ਦਿੱਤੇ _ਹੋਣ।੨0੧। 
ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹਤਾ (ਕਰੀ) ਪੂਰਵਕ ਤਲਵਾਰ 
ਕੇ ਨਿਸ਼ੁੰਭ ਦੇ _ਸਿਰ (ਉਤੇ ਚਲਾ ਦਿੱਤੀ), ਜੋ ਪੈਰਾਂ ਦੇ 
ਕਹਿ ਕੇ ਸ਼ਲਾਘਾ ਕਰ ਸਕਦਾ ਹੈ ਉਸ ਛਿਣ (ਦੇ 
ਹੋ ਧਰਤੀ ਉਤੇ ਡਿਗ _ਪਿਆ। (ਇੰਜ ਪੁਤੀਤ 


ਨ 
ਤੋ 
ਗਰ ਘ 5 
॥ 
ਕੂ. ਹੈ 
ਯੂ ਕੈ 
ਹਸ 
ਕੋ 
ਹੂ 


ਨਨਕ ਛੋਵੇ' ਅੱਖੇਆ£ ਦੀ ਸਖਤੀ ਰੱਦ 5੬) 
ਦੰਹਰਾ 
ਜਦੋਂ ਇਸ ਤਰ੍ਹਾਂ ਦੇਵੀ ਨੇ ਨਿਸ਼ੁੰਭ (ਦੈਂਤ) ਨੂੰ ਮਾਰ ਦਿੱਤਾ, ਤਦੋਂ ਇਕ ਦੈੱਤ ਘੋੜੇ 


੮ 


ਉਤੇ ਸਵਾਰ ਹੋਕੇ ਸ਼ੁੰਭ ਕੋਲ ਭਜ ਕੇ ਗਿਆ।੨0੩। ਉਸ ਨੇ ਆ ਕੇ ਸ਼ੁੰਭ ਕੋਲ ਯੁੱਧ 
ਦੀ ਸਾਰੀ ਵਾਰਤਾ _ਕਹੀ (ਕਿ ਜਦੋਂ) ਤੇਰੇ _ਭਰਾ _(ਨਿਸ਼ੁੰਭ) ਨੂੰ (ਦੇਵੀ ਨੇ) ਮਾਰ ਲਿਆ, 
ਤਦੋਂ ਸਾਰੇ _ਦੈੱਤ _(ਰਣ-ਭੂਮੀ) ਵਿਚੋਂ __ਭਜ _ ਆਏ।੨0੪। 


੧੨੬ ਸ੍ਰੀ _ਦਸਮ-ਗ੍ਰੰਥ _ਸਾਹਿਬ 


ਸੁੰਭ ਨਿਸੁੰਭ ਹਨਿਓ ਸੁਨਿ ਕੈ ਬਰ _ਬੀਰਨ ਕੇ ਚਿਤਿ ਛੋਭ ਸਮਾਇਓ। 
ਸਾਜਿ ਚੜਿਓ ਗਜ ਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਨ ਆਇਓ। 
ਭੂਮਿ ਭਇਆਨਕ ਲੋਥ ਪਰੀ _ਲਖਿ _ਸੂਉਨ ਸਮੂਹ ਮਹਾ _ਬਿਸਮਾਇਓ। 
ਮਾਨਹੁ _ਸਾਰਸੁਤੀ ਉਮਡੀ ਜਲੁ _ਸਾਗਰ ਕੇ _ਮਿਲਿਬੇ ਕਹੁ _ਧਾਇਓ। ੨0੫। 


ਚੋਡ ਪੁਚੋਡਿ ਸੁ ਕੇਹਰਿ ਕਾਲਿਕਾ ਅਉ ਸਕਤੀ ਮਿਲਿ ਜੁਧ ਕਰਿਓ ਹੈ। 
ਦਾਨਵ ਸੈਨ ਹਤੀ ਇਨਹੂੰ ਸਭ ਇਉ ਕਹਿ ਕੈ ਮਨਿ ਕੋਪ ਭਰਿਓ ਹੈ। 
ਬੰਧੁ ਕਬੰਧ ਪਰਿਓ ਅਵਲੋਕ ਕੈ ਸੋਕ ਕੈ ਪਾਇ ਨ ਆਗੈ ਧਰਿਓ ਹੈ। 
ਧਾਇ ਸਕਿਓ ਨ ਭਇਓ ਭਇ ਭੀਤਹ ਚੀਤਹ ਮਾਨਹੁ _ਲੰਗੂ _ਪਰਿਓ ਹੈ। ੨0੬। 


ਫੇਰਿ ਕਹਿਓ ਦਲ ਕੋ ਜਬ ਸੁੰਭ ਸੁ ਮਾਨਿ ਚਲੇ ਤਬ ਦੈਤ ਘਨੇ। 
ਗਜਰਾਜ ਸੁ _ਬਾਜਨ ਕੇ ਅਸਵਾਰ ਰਥੀ ਰਥੁ ਪਾਇਕ ਕਉਨ ਗਨੈ। 
ਤਹਾ ਘੇਰ ਲਈ ਚਹੂੰ ਓਰ ਤੇ ਚੰਡਿ ਮਹਾ ਤਨ ਕੇ ਤਨ ਦੀਹ ਬਨੈ। 
ਮਨੋ _ਭਾਨੁ ਕੋ _ਛਾਇ ਲਇਓ ਉਮੜੈ ਘਨ ਘੋਰ ਘਮੰਡ ਘਟਾਨਿ ਸਨੈ। ੨0੭। 


ਦੰਹਰਾ 

ਚਹੂੰ ਓਰਿ _ਘੇਰੋ ਪਰਿਓ ਤਬੈ ਚੰਡ ਇਹ ਕੀਨ। 

ਕਾਲੀ ਸੋ ਹਸਿ ਤਿਨ ਕਹੀ ਨੈਨ ਸੈਨ ਕਰਿ ਦੀਨ। ੨0੮। 
ਕਾ/ਝਤੁ 


ਕੇਤੇ ਮਾਰਿ ਡਾਰੇ ਅਉ ਕੇਤਕ ਚਬਾਇ ਡਾਰੇ ਕੇਤਕ ਬਗਾਇ ਡਾਰੇ ਕਾਲੀ ਕੋਪ ਤਬ ਹੀ। 
ਬਾਜ ਗਜ ਭਾਰੇ ਤੇ ਤੋਂ ਨਖਨ ਸੋ ਫਾਰਿ ਡਾਰੇ ਐਸੇ ਰਨ ਭੈ ਕਰ ਨ ਭਇਓ ਆਗੈ ਕਬ ਹੀ। 
ਭਾਗੇ ਬਹੁ ਬੀਰ ਕਾਹੂੰ ਸੁਧ ਨ ਰਹੀ ਸਰੀਰ ਹਾਲ ਚਾਲ ਪਰੀ ਮਰੇ ਆਪਸ ਮੈ ਦਬ ਹੀ। 

ਪੇਖਿ ਸੁਰ ਰਾਇ ਮਨਿ ਹਰਖ ਬਢਾਇ ਸੁਰ ਪੁਜੰਨ ਬੁਲਾਇ ਕਰੈ ਜੈਜੈਕਾਰ ਸਬ _ਹੀ। ੨0੯। 


ਕੋਧਮਾਨ ਭਇਓ _ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਧੁ ਕੀਨੋ ਕਾਲੀ ਡਾਰਿਯੋ ਬੀਰ ਮਾਰ ਕੈ। 
ਬਲ ਕੋ ਸੰਭਾਰਿ ਕਰਿ ਲੀਨੀ ਕਰਵਾਰ ਢਾਰ ਧੈਠੋ ਰਨ ਮਧਿ ਮਾਰੁ ਮਾਰੁ ਇਉ ਉਚਾਰ ਕੈ। 
ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ। 

ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਭ _ਉਡਾਨੋ ਪੁੰਜ ਪੰਖਨ ਸੁ ਧਾਰ ਕੈ। ੨੧0। 


ਚੰਡੀ ਚਰਿਤ੍ਰ _(ਉਕਤਿ ਬਿਲਾਸ) ੧੨੬ 


ਸ਼ੁੰਭ ਨੇ _ਨਿਸ਼ੁੰਭ ਦਾ ਮਾਰਿਆ ਜਾਣਾ ਸੁਣਿਆ (ਤਾਂ ਉਸ) ਬਲਵਾਨ ਦੇ ਚਿਤ ਵਿਚ 
ਕ੍ਰੋਧ ਭਰ _ਗਿਆ। (ਉਹ) ਹਾਥੀਆਂ ਅਤੇ _ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ੍ਹ _ਚਲਿਆ 
ਅਤੇ ਦੈਂਤਾਂ ਦੇ ਦਲ ਨਾਲ ਲੈ ਕੇ ਰਣ-ਭੂਮੀ ਵਿਚ ਆ ਡਟਿਆ। (ਉਸ) ਭਿਆਨਕ _ਯੁੱਧ- 
ਭੂਮੀ ਵਿਚ ਪਈਆਂ ਲੋਥਾਂ ਅਤੇ ਲਹੂ ਦੇ ਛਪੜ _(ਸਮੂਹ) ਨੂੰ ਵੇਖ ਕੇ (ਰਾਜਾ ਸ਼ੁੰਭ ਆਪਣੇ 
ਮਨ ਵਿਚ) ਬਹੁਤ ਹੈਰਾਨ _ਹੋਇਆ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਲਹੂ _ਨਾਲ _ਭਰੀ) 
ਸਰਸਵਤੀ _ ਨਦੀ _ਉਮਡ _ਕੇ ਸਾਗਰ _ਦੇ ਜਲ ਵਿਚ _ਮਿਲਣ ਜਾ ਰਹੀ _ਹੋਵੇ।੨0੫। 


ਪ੍ਰਚੰਡ ਚੰਡੀ, ਸ਼ੇਰ, ਕਾਲੀ ਅਤੇ ਦੇਵ-ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ। “ਇਨ੍ਹਾਂ 
ਨੇ ਦੈਂਤਾਂ ਦੀ ਸਾਰੀ ਸੈਨਾ ਮਾਰ ਦਿੱਤੀ ਹੈ” -- ਇਹ ਕਹਿ ਕੇ (ਸ਼ੁੰਭ ਦਾ) ਮਨ ਕ੍ਰੋਧ ਨਾਲ 
ਭਰ _ਗਿਆ। ਭਰਾ (ਨਿਸ਼ੁੰਭ) ਦਾ ਪਿਆ ਹੋਇਆ ਧੜ ਵੇਖ ਕੇ ਦੁਖ ਨਾਲ (ਉਸ ਨੇ) ਅਗੇ 
ਪੈਰ ਨਹੀਂ ਧਰਿਆ। (ਉਹ ਇਤਨਾ) ਭੈ ਭੀਤ ਹੋ ਗਿਆ ਕਿ (ਅਗੇ) ਚਲ ਨ ਸਕਿਆ, 
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ __ਚਿਤਰੇ ਨੂੰ ਲੰਗ _ਧੈ ਗਿਆ ਹੋਵੇ।੨0੬। 


ਕੇ 
ਨੂੰ) ਚਲ _ਪਏ। _ਵਡੇ _ਵਡੇ ਹਾਥੀਆਂ ਅਤੇ ਘੋੜਿਆਂ ਦੇ ਸਵਾਰ, _ਰਥਾਂ ਵਾਲੇ, _ਰਥ ਅਤੇ 
ਪੈਦਲ ਸੈਨਾ (ਦੀ ਕੌਣ) ਗਿਣਤੀ ਕਰ _ਸਕਦਾ ਹੈ। _ਵੱਡੇ _ਸ਼ਰੀਰਾਂ ਵਾਲੇ ਦੈਂਤਾਂ ਨੇ ਉਥੇ 


(ਚੰਡੀ ਦੇ ਸੰਕੇਤ ਕਰਨ ਤੇ) ਕਾਲੀ ਨੇ 
ਕਿਤਨੇ ਹੀ ਚਬ_ਸੁਟੇ ਅਤੇ ਕਿਤਨੇ ਹੀ (ਚੁਕ ਕੇ) ਪਰੇ 


੧੨੭ 


ਤਾਚਿਨ ਮਾਹਿ ਸੁ ਐਸੋ ਫਿਰਿਓਂ ਜਨ ਭਉਰ ਨਹੀ ਸਰਤਾਹਿ_ਬਖਾਨੋ। 
ਅਉਰ ਨਹੀ ਉਪਮਾ ਉਪਜੈ ਸੁ ਦੁਹੂੰ ਰੁਖ ਕੇਹਰਿ ਕੇ ਮੁਖ ਮਾਨੋ। _੨੧੧। 


ਜੁਧੁ ਮਹਾ ਅਸੁਰੰਗਨਿ ਸਾਥਿ ਭਇਓ ਤਬ ਚੈਡਿ ਪੁਚੰਡਹਿ ਭਾਰੀ। 
ਸੈਨ ਅਪਾਰ ਹਕਾਰਿ ਸੁਧਾਰਿ _ਬਿਦਾਰਿ _ਸੰਘਾਰਿ ਦਈ ਰਨਿ _ਕਾਰੀ। 
ਖੇਤ ਭਇਓ ਤਹਾ ਚਾਰ ਸਉ ਕੋਸ ਲਉ ਸੋ ਉਪਮਾ ਕਵਿ ਦੇਖਿ ਬਿਚਾਰੀ। 
ਪੂਰਨ ਏਕ ਘਰੀ ਨ ਪਰੀ ਜਿ ਗਿਰੇ ਧਰਿ ਪੈ ਥਰ ਜਿਉ ਪਤਝਾਰੀ। ੨੧੨। 


ਮਾਰਿ ਚਮੂੰ ਚਤੁਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੋ _ਆਗਾ। 

ਚਾਲ ਪਰਿਓ ਅਵਨੀ _ਸਿਗਰੀ ਹਰ ਜੂ ਹਰਿ ਆਸਨ ਤੇ ਉਠਿ ਭਾਗਾ। 
ਸੂਖ ਗਇਓ ਤੂਸ ਕੈ ਹਰਿ ਹਾਰਿ ਸੁ ਸੰਕਤਿ ਅੰਕ ਮਹਾ ਭਇਓ ਜਾਗਾ। 
ਲਾਗ ਰਹਿਓ ਲਪਟਾਇ _ਗਰੇ ਮਧਿ ਮਾਨਹੁ ਮੁੰਡ ਕੀ ਮਾਲ ਕੋ _ਤਾਗਾ। ੨੧੩। 


ਚੈਡਿ ਕੇ ਸਾਮੁਹਿ ਆਇਕੈ ਸੁੰਭ ਕਹਿਓ ਮੁਖਿ ਸੋ ਇਹ ਮੈ ਸਭ ਜਾਨੀ। 
ਕਾਲੀ ਸਮੇਤ ਸਭੈ ਸਕਤੀ ਮਿਲਿ ਦੀਨੋ _ਖਪਾਇ ਸਭੈ _ਦਲੁ _ਬਾਨੀ। 
ਚੇਡਿ ਕਹਿਓ ਮੁਖ ਤੇ ਉਨ ਕੋ ਤੇਊ ਤਾ ਛਿਨ ਗਉਰ ਕੇ ਮਧਿ ਸਮਾਨੀ। 
ਜਿਉਂ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਬਰਖਾ ਬਹੁ _ਬੂੰਦਨ ਪਾਨੀ। ੨੧੪। 


ਕੈ ਬਲਿ ਚੰਡਿ ਮਹਾ ਰਨ ਮਧਿ ਸੁ ਲੈ ਜਮਦਾੜ ਕੀ ਤਾ ਪਰਿ ਲਾਈ। 
ਬੈਠ ਗਈ ਅਰਿ ਕੇ ਉਰ ਮੈ ਤਿਹ ਸੂਉਨਤ ਜੁਗਨਿ ਪੂਰਿ ਅਘਾਈ। 
ਦੀਰਘ ਜੁਧ ਬਿਲੋਕ ਕੈ ਬੁਧਿ ਕਵੀਸੂਰ ਕੇ ਮਨ ਮੈ ਇਹ ਆਈ। 

ਲੋਥ ਪੈ ਲੋਥ ਗਈ ਪਰ ਇਉ ਸੁ ਮਨੋ ਸੁਰ ਲੋਗ ਕੀ ਸੀਢੀ ਬਨਾਈ। ੨੧੫। 


ਸੁੰਭ ਚਮੂੰ ਸੰਗ ਚੈਡਿਕਾ ਕੂੁਧ ਕੈ ਜੁਧ ਅਨੇਕਨਿ ਵਾਰਿ ਮਚਿਓ ਹੈ। 
ਜੰਬੁਕ ਜੁਗਨਿ ਗ੍ਰਿਝ ਮਜੂਰ ਰਕਤ ਕੀ ਕੀਚ ਮੈ ਈਸ ਨਚਿਓ ਹੈ। 
ਲੁਥ ਪੈ ਲੁਥ ਸੁ ਭੀਤੈ ਭਈ ਸਿਤ ਗੂਦ ਅਉ ਮੇਦ ਲੈ ਤਾਹਿ ਗਚਿਓ ਹੈ। 
ਭਉਨ _ਰੈਗੀਨ ਬਨਾਇ ਮਨੋ _ਕਰਿਮਾਵਿਸੁ ਚਿਤ੍ਰ ਬਚਿਤ੍ਰ _ਰਚਿਓ ਹੈ। _੨੧੬। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੨੭ 


ਡੀਘਾ 


ਦੱ 


ਦੈਂਤ _(ਸ਼ੁੰਭ) _ਦੀ _ਬਲਵਾਨ _ਸੈਨਾ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ _(ਆਪਣੇ) ਵਾਹਨ 


(ਸ਼ੇਰ) ਨੂੰ (ਇਸ ਤਰ੍ਹਾਂ) ਘੁੰਮਾਇਆ ਕਿ ਉਸ ਦੇ ਸਮਾਨ ਆਤਸ਼ਬਾਜ਼ੀ ਦੀ _ਚੱਕਰੀ, _ਵਾ- 
ਵਰੋਲੇ _ਦੀ ਹਵਾ, (ਰਾਜ ਸਿੰਘਾਸਨ ਦਾ) _ਛੱਤਰ _ਅਤੇ (ਸ਼ਸਤ੍ਰ) ਤੇਜ਼ _ਕਰਨ _ਵਾਲੀ _ਸਾਣ 
ਵੀ (ਨਹੀਂ ਘੁੰਮ ਸਕਦੀ)। _ਉਸ _ਰਣ-ਭੂਮੀ ਵਿਚ _ਉਹ (ਸ਼ੇਰ) ਇਸ ਤਰ੍ਹਾਂ ਫਿਰਿਆ ਹੈ 
ਕਿ ਨਦੀ ਦੇ ਭੰਵਰ ਨੂੰ ਵੀ ਉਸ ਦੇ ਸਮਾਨ ਨਹੀਂ ਕਿਹਾ ਜਾ _ਸਕਦਾ। (ਇਸ ਸੰਬੰਧ ਵਿਚ) 
ਹੋਰ (ਤਾਂ ਕੋਈ) ਉਪਮਾ ਪੈਦਾ ਨਹੀਂ ਹੋਈ (ਪਰ ਇੰਜ ਪੁਤੀਤ ਹੁੰਦਾ ਹੈ) ਮਾਨੋ ਦੋਹਾਂ ਪਾਸੇ 
ਸ਼ੇਰ _ਦਾ ਹੀ ਮੂੰਹ _ਹੋਵੇ।੨੧੧। 

ਤਦੋਂ ਦੈਂਤਾਂ ਦੇ ਵਡੇ ਸਮੂਹ ਨਾਲ ਪ੍ਰਚੰਡ _ਚੰਡੀ ਦਾ _ਭਾਰੀ ਯੁੱਧ _ਹੋਇਆ। (ਦੈਂਤਾਂ 
ਦੀ) _ਬੇਹਿਸਾਬੀ ਸੈਨਾ ਨੂੰ ਵੰਗਾਰ ਕੇ, ਖ਼ਬਰਦਾਰ ਅਤੇ _ਸਾਵਧਾਨ ਕਰ _ਕੇ ਕਾਲੀ ਨੇ ਰਣ 
ਵਿਚ ਨਸ਼ਟ ਕਰ ਦਿੱਤਾ। ਉਥੇ ਚਾਰ ਸੌ ਕੋਹਾਂ ਤਕ ਯੁੱਧ-ਭੂਮੀ ਬਣ ਗਈ ਸੀ, ਉਸ (ਦ੍ਰਿਸ਼) 
ਨੂੰ ਵੇਖ ਕੇ ਕਵੀ ਨੇ (ਇਹ) ਉਪਮਾ ਵਿਚਾਰੀ ਹੈ ਕਿ (ਅਜੇ) ਇਕ ਘੜੀ ਵੀ ਪੂਰੀ ਨਹੀਂ 
ਗੁਜ਼ਰੀ _ਸੀ__ਕਿ ਧਰਤੀ _ਉਤੇ _ਬਲਵਾਨ (ਦੈਂਤ) _(ਇਸ ਤਰ੍ਹਾਂ) _ਡਿਗੇ _ਹਨ ਜਿਸ ਤਰ੍ਹਾਂ 
ਪਤਝੜ (ਵਿਚ ਪੱਤਰ ਡਿਗਦੇ _ ਹਨ)।੨੧੨। 

(ਜਦੋਂ) _ਚਤੁਰੰਗਣੀ ਸੈਨਾ _ਮਾਰੀ ਗਈ ਤਦੋਂ ਸ਼ੁੰਭ 
(ਉਸ ਵੇਲੇ) ਸਾਰੀ ਧਰਤੀ ਉਤੇ ਹਲਚਲ _ਮਚ _ਗਈ ਅਤੇ ਸ਼ਿਵ 
(ਹਰਿ ਆਸਨ) ਤੋਂ ਉਠ ਕੇ ਨਸ ਪਿਆ। ਡਰ ਨਾਲ ਸ਼ਿਵ ਦੇ 


ਸੱਪ) _ਗਲੇ ਨਾਲ _ਇਸ ਤਰ੍ਹਾਂ _ਚੰਬੜ ਗਿਆ ਹੈ ਮਾਨੋ ਮੁੰਡਾਂ _`ਦੀ _ਮਾਲਾ _ਦਾ _ਧਾਗਾ 
ਹੌਵੇ।੨੧੩। 
ਚੰਡੀ ਦੇ ਸਾਹਮਣੇ ਆ ਕੇ ਸ਼ੁੰਭ (ਦੈਂਤ) ਨੇ ਮੁਖ ਤੋਂ (ਇਹ) ਕਿਹਾ ਕਿ ਸਾਰੀ ਗੱਲ 
ਹੈ। (ਹੇ ਚੰਡੀ! ਤੂੰ) _ਕਾਲੀ ਸਮੇਤ _ਸਾਰੀਆਂ ਸ਼ਕਤੀਆਂ ਨੂੰ ਨਾਲ _ਮਿਲਾ 
ਦੇ _ਬਾਨੀਆਂ (ਮੁਖੀਆਂ) ਨੂੰ ਨਸ਼ਟ _ਕਰ ਦਿੱਤਾ ਹੈ। (ਇਹ ਸੁਣ ਕੇ) ਚੰਡੀ 
ਤੋਂ ਉਨ੍ਹਾਂ (ਸਾਰੀਆਂ ਸ਼ਕਤੀਆਂ) ਨੂੰ ਕਿਹਾ (ਕਿ ਮੇਰੇ ਵਿਚ ਸਮਾ ਜਾਉ) ਅਤੇ ਉਹ 
ਚੰਡੀ ਦੇ ਵਿਚ ਸਮਾ ਗਈਆਂ ਜਿਵੇਂ _ਬਰਖਾ ਦੀਆਂ ਬਹੁਤ ਬੂੰਦਾਂ ਦਾ ਜਲ ਨਦੀ 
ਉਸ 


'ਕ' ੩ ੩ 
ਕੈ ਡਰੋ 


ਰਿ, 


ਵਿਚ _ ਮਿਲ _ ਜਾਂਦਾ _ਹੈ।੨੧੪। 
ਮਹਾਨ ਚੰਡੀ ਨੇ ਯੁੱਧ-ਭੂਮੀ ਵਿਚ _ਬਲ ਪੂਰਵਕ _ਕਟਾਰ _('ਜਮਦਾੜ”) ਲੈ ਕੇ 
ਉਤੇ _ਚਲਾਈ। _(ਉਹ _ਕਟਾਰ) ਵੈਰੀ ਦੀ ਛਾਤੀ ਵਿਚ _ਧਸ _ਗਈ। ਉਸ ਦੇ ਲਹੂ ਨਾਲ 
ਸੇ ਨੂ ਨ 


ਨਾ 


ਵੇਖ 

ਲੋਥ ਇਸ ਤਰ੍ਹਾਂ ਪੈ ਗਈ ਮਾਨੋ 

ਸੁਅਰਗ _ (ਤਕ _ਚੜ੍ਹ _ਜਾਣ ਲਈ) ਪੌੜੀ _ਬਣਾਈ _ਗਈ _ ਹੋਵੇ।੨੧੫। 
ਚੰਡੀ ਨੇ ਕ੍ਰੋਧਵਾਨ ਹੋ ਕੇ ਸ਼ੁੰਭ _ਦੀ ਸੈਨਾ _ਨਾਲ ਅਨੇਕਾਂ _ਵਾਰ ਯੁੱਧ _ਮਚਾਇਆ। 


ਘ 


ਮਿਝ _ਅਤੇ ਚਰਬੀ ਨਾਲ ਉਪਰ _ਕਲੀ ਕੀਤੀ 
ਨਹੀਂ) ਮਾਨੋ ਵਿਸ਼ਵਕਰਮਾ _('ਕਰਿਮਾਵਿਸੁ”) ਨੇ ਰੰਗੀਨ ਮਕਾਨ 
ਦੀ ਸਿਰਜਨਾ _ ਕੀਤੀ _ਹੋਵੇ।੨੧੬। 


੧੨੮ 


ਸੀ _ਦਸਮ-ਗ੍ਰੰਥ _ਸਾਹਿਬ 


ਦੁੰਦ ਸੁ ਜੁਧ ਭਇਓ ਰਨ ਮੈ ਉਤ ਸੁੰਭ ਇਤੈ ਬਰ ਚੈਡਿ ਸੰਭਾਰੀ। 
ਘਾਇ ਅਨੇਕ ਭਏ ਦੁਹੁੰ ਕੈ ਤਨਿ ਪਉਰਖ ਗਯੋ ਸਭ ਦੈਤ ਕੋ _ਹਾਰੀ। 
ਹੀਨ ਭਈ ਬਲ ਤੇ ਭੁਜ ਕਾਂਪਤ ਸੋ ਉਪਮਾ ਕਵਿ ਐਸਿ ਬਿਚਾਰੀ। 
ਮਾਨਹੁ ਗਾਰੜ੍ੂਹ ਕੇ ਬਲ ਤੇ ਲਈ ਪੰਚ ਮੁਖੀ ਜੁਗ ਸਾਪਨਿ ਕਾਰੀ। ੨੧੭। 


ਕੋਪ ਭਈ ਬਰ ਚੈਡਿ ਮਹਾ ਬਹੁ ਜੁਧੁ ਕਰਿਓ ਰਨ ਮੈ ਬਲ ਧਾਰੀ। 
ਲੈ ਕੈ ਕ੍ਰਿਪਾਨ ਮਹਾ ਬਲਵਾਨ ਪਚਾਰ ਕੈ ਸੁੰਭ ਕੇ ਊਪਰ ਝਾਰੀ। 
ਸਾਰ ਸੋ ਸਾਰ ਕੀ ਸਾਰ ਬਜੀ ਝਨਕਾਰ ਉਠੀ ਤਿਹ ਤੇ ਚਿਨਗਾਰੀ। 
ਮਾਨਹੁ _ਭਾਦਵ ਮਾਸ ਕੀ _ਰੈਨਿ ਲਸੈ ਪਟਬੀਜਨ ਕੀ _ਚਮਕਾਰੀ। _੨੧੮। 


ਘਾਇਨ ਤੇ ਬਹੁ ਸੁਉਨ ਪਰਿਓ ਬਲ ਛੀਨ ਭਇਓ ਨ੍ਰਿਪ ਸੁੰਭ ਕੋ _ਕੈਸੇ। 
ਜੋਤਿ ਘਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪਰਿਵਾ ਸਸਿ ਜੈਸੇ। 

ਚੋਡਿ ਲਇਓ ਕਰਿ ਸੁੰਭ ਉਠਾਇ ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ। 
ਰਛਕ _ਗੋਧਨ ਕੇ ਹਿਤ ਕਾਨ੍ਹ ਉਠਾਇ ਲਇਓ _ਗਿਰਿ ਗੋਧਨੁ ਜੈਸੇ। ੨੧੯। 


ਦੰਹਰਾ 
ਕਰ ਤੇ ਗਿਰਿ ਧਰਨੀ ਪਰਿਓ ਧਰਿ ਤੇ ਗਇਓ ਅਕਾਸਿ। 
ਸੁੰਭ _ਸੰਘਾਰਨ ਕੇ ਨਮਿਤ ਗਈ ਚੌਡਿ ਤਿਹ ਪਾਸ। ੨੨0। 
ਨੰਗਾ 
ਬੀਚ ਤਬੈ ਨਭ ਮੰਡਲ ਚੈਡਿਕਾ ਜੁਧ ਕਰਿਓ ਜਿਮ ਆਗੇ ਨ ਹੋਊ। 
ਸੂਰਜ ਚੰਦੁ _ਨਿਛਤੁ `ਸਚੀਪਤਿ ਅਉਰ ਸਭੈ ਸੁਰ ਪੇਖਤ ਸੋਊ। 
ਖੈਚ ਕੈ ਮੁੰਡ ਦਈ ਕਰਵਾਰ ਕੀ ਏਕ ਕੋ ਮਾਰਿ ਕੀਏ ਤਬ ਦੋਊ। 
ਸੁੰਭ ਦੁ ਟੂਕ ਹੈ ਭੂਮਿ ਪਰਿਓ ਤਨ ਜਿਉ ਕਲਵਤ੍ਰ ਸੋ _ਚੀਰਤ ਕੋਊ। ੨੨੧। 


ਦੰਹਣਾ 
ਸੁੰਭ ਮਾਰ ਕੈ ਚੈਡਿਕਾ ਉਠੀ ਸੁ ਸੰਖ ਬਜਾਇ। 
ਤਬ ਧੁਨਿ ਘੰਟਾ ਕੀ ਕਰੀ ਮਹਾ ਮੋਦ ਮਨਿ ਪਾਇ। ੨੨੨। 


ਦੈਤ ਰਾਜ ਛਿਨ ਮੈ ਹਨਿਓ ਦੇਵੀ ਇਹ ਪਰਕਾਰ। 
ਅਸਟ ਕਰਨ ਮਹਿ ਸਸਤ੍ਰ ਗਹਿ ਸੈਨਾ ਦਈ ਸੰਘਾਰ। ੨੨੩। 
ਨੰਗਾ 
ਚਡਿ ਕੇ ਕੋਪ ਨ ਓਪ ਰਹੀ ਰਨ ਮੈ ਅਸਿ ਧਾਰਿ ਭਈ ਸਮੁਹਾਈ। 
ਮਾਰਿ ਬਿਦਾਰਿ ਸੰਘਾਰਿ ਦਏ ਤਬ ਭੂਪ ਬਿਨਾ ਕਰੈ ਕਉਨ _ਲਰਾਈ। 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੨੮ 


ਰਣ-ਭੂਮੀ ਵਿਚ _ਦੁਅੰਦ-ਯੁੱਧ _ਹੋ__ਰਿਹਾ ਹੈ। ਇਧਰ ਪ੍ਰਚੰਡ ਚੰਡੀ ਅਤੇ ਉਧਰ ਸ਼ੁੰਭ 
ਡਟੇ ਹੋਏ _ਹਨ। ਦੋਹਾਂ ਦੇ ਸ਼ਰੀਰ ਉਤੇ ਅਨੇਕ ਜ਼ਖ਼ਮ _ਲਗੇ ਹੋਏ ਹਨ, (ਪਰੰਤੂ) ਦੈਂਤ ਦੀ 
ਸਾਰੀ ਸ਼ਕਤੀ (ਪਉਰਖ”) ਹਾਰ ਗਈ ਹੈ। _ਬਲ-ਹੀਨ ਹੋ ਕੇ (ਸ਼ੁੰਭ ਦੀਆਂ) ਭੁਜਾਵਾਂ ਕੰਬਣ 
ਲਗ ਗਈਆਂ _ਹਨ। _ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਇਸ ਪ੍ਰਕਾਰ ਵਿਚਾਰੀ ਹੈ, ਮਾਨੋ 
ਪੰਜ _ ਮੂੰਹਾਂ ਵਾਲੀਆਂ _ਦੋ ਕਾਲੀਆਂ _ਸੱਪਣੀਆਂ _ਗਾਰੁੜੂ _(ਮੰਤਰ) ਦੇ ਪ੍ਰਭਾਵ _(ਬਲ) _ਕਾਰਨ 
(ਬੇਸੁਧ _ਹੋ__ਕੇ) ਲਟਕ _ ਰਹੀਆਂ _ਹੋਣ।੨੧੭। 

ਮਹਾਨ _ਅਤੇ _ਬਲਵਾਨ _ਚੰਡੀ ਨੇ ਕ੍ਰੋਧਿਤ ਹੋ ਕੇ _ਰਣ-ਭੂਮੀ _ਵਿਚ _ਬਲ-ਪੂਰਵਕ 
ਯੁੱਧ _ਕੀਤਾ। (ਉਸ) ਮਹਾ ਬਲਵਾਨ (ਚੰਡੀ) ਨੇ ਕ੍ਰਿਪਾਨ ਲੈ ਕੇ _ਲਲਕਾਰਦੇ ਹੋਇਆਂ _ਸ਼ੁੰਭ 
ਉਪਰ _ ਸੁਟ _ਦਿੱਤੀ। (ਤਲਵਾਰ ਦੇ) ਲੋਹੇ _(ਸਾਰ) ਨਾਲ (ਦੂਜੇ _ਦੀ _ਤਲਵਾਰ ਦੇ) ਲੋਹੇ 
ਦੀ ਧਾਰ _ਵਜੀ, _ਉਸ ਤੋਂ ਛਣਕਾਰ ਹੋਈ ਅਤੇ _ਚਿੰਗਾਰੀਆਂ (ਨਿਕਲੀਆਂ), ਮਾਨੋ _ਭਾਦਰੋਂ 
ਮਹੀਨੇ _ਦੀ _ਰਾਤ _ (ਵਿਚ) _ਜੁਗਨੂੰਆਂ _(ਪਟਬੀਜਨ) _ਦੀ ਚਮਕ _ਹੋ__ਰਹੀ _ਹੋਵੇ।੨੧੮। 

ਜ਼ਖਮਾਂ ਵਿਚੋਂ ਬਹੁਤ _ਲਹੂ _ਵਗ ਗਿਆ, (ਫਲਸਰੂਪ) _ਸ਼ੁੰਭ _ਰਾਜੇ _ਦਾ _ਬਲ _ਛੀਣ 
ਹੋ ਗਿਆ। ਕਿਸ ਤਰ੍ਹਾਂ? ਮੁਖ ਦੀ ਜੋਤਿ ਅਤੇ ਸ਼ਰੀਰ ਦੀ ਸ਼ਕਤੀ ਇਸ ਤਰ੍ਹਾਂ ਘਟ ਗਈ 
ਨੋ _ਪੂਰਨਮਾਸੀ (ਤੋਂ ਬਾਦ) ਜਿਵੇਂ _ਏਕਮ ਦੇ ਚੰਦੂਮਾ _(ਦੀ ਚਮਕ _ਘਟ ਜਾਂਦੀ ਹੋਵੇ)। 
ਸ਼ੁੰਭ ਨੂੰ ਹੱਥ _ਨਾਲ _ਉਠਾ _ਲਿਆ। (ਉਸ ਦੀ) ਸਿਫ਼ਤ ਕਵੀ ਦੇ ਆਪਣੇ ਮੁਖ 
ਪ੍ਰਕਾਰ ਕਹੀ ਹੈ ਕਿ ਜਿਸ ਤਰ੍ਹਾਂ ਗਊਆਂ ਦੀ ਰਖਿਆ ਲਈ ਸ੍ਰੀ ਕ੍ਰਿਸ਼ਨ ਨੇ 
ਗੋਵਰਧਨ ਪਰਬਤ _ਜ਼ੁਕ ਲਿਆ ਸੀ।੨੧੯। 
ਦੰਹਰਾ 

(ਚੰਡੀ ਦੇ) ਹੱਥ ਵਿਚੋਂ (ਸ਼ੁੰਭ) ਧਰਤੀ ਉਤੇ ਡਿਗ ਪਿਆ ਅਤੇ ਧਰਤੀ ਤੋਂ ਆਕਾਸ਼ 
ਨੂੰ ਚਲਾ _ਗਿਆ। ਸ਼ੁੰਭ ਨੂੰ ਮਾਰਨ _ਲਈ _ਚੰਡੀ _ਉਸ _ਕੋਲ ਚਲੀ _ਗਈ।੨੨0। 


ਕੈ ੭੫ 


ਤਦੋਂ _ਆਕਾਸ਼-ਮੰਡਲ ਦੇ ਵਿਚਾਲੇ _ਚੰਡੀ ਨੇ _(ਇਸ ਤਰ੍ਹਾਂ ਦਾ) ਯੁੱਧ _ਕੀਤਾ, _ਜਿਸ 
ਤਰ੍ਹਾਂ ਦਾ _ਅਗੇ ਕਦੇ ਨਹੀਂ _ਹੋਇਆ _ਹੈ। ਸੂਰਜ, _ਚੰਦੂਮਾ, _ਤਾਰੇ _('ਨਿਛਤ੍ਰ”), _ਇੰਦਰ 
('ਸਚੀਪਤਿ”) ਅਤੇ ਹੋਰ ਸਾਰੇ ਦੇਵਤੇ ਉਸ (ਯੁੱਧ) ਨੂੰ ਵੇਖ ਰਹੇ ਹਨ। (ਚੰਡੀ ਨੇ) ਤਲਵਾਰ 
ਖਿਚ _ਕੇ (ਸ਼ੁੰਭ ਦੇ) ਸਿਰ ਵਿਚ ਮਾਰੀ ਅਤੇ ਤਦੋਂ ਇਕ ਨੂੰ ਮਾਰ ਕੇ ਦੋ (ਟੁਕੜੇ) ਕਰ 
ਦਿੱਤੇ। ਸ਼ੁੰਭ (ਦਾ ਸ਼ਰੀਰ) ਦੋ ਟੋਟੇ ਹੋ ਕੇ ਧਰਤੀ ਉਤੇ (ਇੰਜ) ਡਿਗ ਪਿਆ, ਜਿਵੇਂ ਕੋਈ 
ਆਰੇ _ਨਾਲ _ਚੀਰਿਆ ਗਿਆ _ਹੈ।੨੨੧। 
ਦੰਹਨਾ 

ਸ਼ੁੰਭ ਨੂੰ ਮਾਰ ਕੇ ਚੰਡੀ ਉਠੀ ਅਤੇ ਸੰਖ ਵਜਾਇਆ। _ਤਦੋਂ ਮਨ ਵਿਚ ਬਹੁਤ ਪ੍ਰਸੰਨ 
ਘੰਟਿਆਂ ਦੀ ਧੁਨੀ _ਕੀਤੀ।੨੨੨। 
ਦੇਵੀ ਨੇ ਇਸ ਤਰ੍ਹਾਂ ਦੈਂਤ ਰਾਜੇ ਨੂੰ ਛਿਣ ਭਰ ਵਿਚ _ਮਾਰ ਦਿੱਤਾ (ਅਤੇ ਫਿਰ) 
ਔਠਾਂ ਹੱਥਾਂ _ਵਿਚ _ਸ਼ਸਤੁ _ਧਾਰਨ _ਕਰਕੇ _(ਦੈੱਤਾਂ ਦੀ) ਸੈਨਾ ਨੂੰ ਨਸ਼ਟ ਕਰ _ਦਿੱਤਾ।੨੨੩। 


ਹੋ ਕੇ 


੩੩ 


ਸੰਘਾ 

(ਜਦੋਂ) _ਚੰਡੀ _ਤਲਵਾਰ ਧਾਰਨ _ਕਰ _ਕੇ _ਰਣ ਵਿਚ ਸਾਹਮਣੇ ਹੋਈ (ਤਦੋਂ ਉਸ 
ਦੇ) ਕ੍ਰੋਧ (ਦੀ ਕੋਈ) ਬਰਾਬਰੀ ਕਰ ਸਕਣ _ਵਾਲਾ _ਨ_ਰਿਹਾ। (ਜਦੋਂ ਸਭ ਨੂੰ) ਮਾਰ ਕੇ 
ਨਸ਼ਟ-ਭੁਸ਼ਟ ਕਰ ਦਿੱਤਾ, ਤਦੋਂ ਰਾਜੇ ਤੋ ਬਿਨਾ (ਭਲਾ) ਲੜਾਈ ਕਰਨ ਦੇ ਕੌਣ (ਸਮਰਥ 


੧੨੯ 


ਸੀ _ਦਸਮ-ਗ੍ਰੰਥ _ਸਾਹਿਬ 


ਕਾਂਪ ਉਠੇ ਅਰਿ ਤ੍ਰਾਸ ਹੀਏ ਧਰਿ ਛਾਡਿ ਦਈ ਸਭ ਪਉਰਖਤਾਈ। 
ਦੈਤ ਚਲੈ ਤਜਿ ਖੇਤ ਇਉ ਜੈਸੇ ਬਡੇ ਗੁਨ ਲੋਭ ਤੇ ਜਾਤ ਪਰਾਹੀ। ੨੨੪। 
ਨਆ_ ਸਪਤ _/ਨਆਯ _ ਨੰਠਰਨੰ/ _-/ 
ਹਯਾ 

ਭਾਜਿ ਗਇਓ ਮਘਵਾ ਜਿਨ ਕੇ ਡਰ ਬ੍ੁਹਮ ਤੇ ਆਦਿ ਸਭੈ ਭੈ ਭੀਤੇ। 
ਤੇਈ ਵੈ ਦੈਤ ਪਰਾਇ ਗਏ ਰਨਿ ਹਾਰ ਨਿਹਾਰ ਭਏ ਬਲੁ ਰੀਤੇ। 

ਜੰਬੁਕ ਗ੍ਰਿਝ ਨਿਰਾਸ ਭਏ ਬਨ ਬਾਸ ਗਏ ਜੁਗ ਜਾਮਨ ਬੀਤੇ। 

ਸੰਤ ਸਹਾਇ ਸਦਾ ਜਗ ਮਾਇ ਸੁ ਸੁੰਭ ਨਿਸੁੰਭ ਬਡੇ ਅਰਿ ਜੀਤੈ। ੨੨੫। 


ਦੇਵ ਸਭੈ ਮਿਲਿ ਕੈ ਇਕ ਠਉਰ ਸੁ ਅਛਤ ਕ੍ੰਕਮ ਚੰਦਨ ਲੀਨੋ। 
ਤਛਨ _ਲਛਨ ਦੈ ਕੈ ਪ੍ਰ ਦਛਨ ਟੀਕਾ ਸੁ ਚੰਡਿ ਕੇ ਭਾਲ ਮੈ ਦੀਨੋ। 
ਤਾ ਛਬਿ ਕੋ ਉਪਜ੍ਯੋ ਤਹ ਭਾਵ ਇਹੈ ਕਵਿ ਨੇ ਮਨ ਮੈ ਲਖਿ ਲੀਨੋ। 
ਮਾਨਹੁ ਚੰਦ ਕੈ ਮੰਡਲ ਮੈ ਸੁਭ ਮੰਗਲ ਆਨਿ ਪ੍ਰਵੇਸਹਿ ਕੀਨੋ। ੨੨੬। 


ਕਾਭਤੁ 


ਮਿਲਿ ਕੇ ਸੁ ਦੇਵਨ ਬਡਾਈ ਕਰੀ ਕਾਲਿਕਾ ਕੀ 
ਏਹੋ ਜਗ ਮਾਤ ਤੈ ਤੋ ਕਟਿਓ ਬਡੋਂ ਪਾਪੁ ਹੈ। 
ਦੈਤਨ ਕੇ ਮਾਰ ਰਾਜ ਦੀਨੋ ਤੈ ਸੁਰੇਸ ਹੂੰ ਕੋ 

ਬਡੋਂ ਜਸੁ ਲੀਨੇ ਜਗਿ ਤੇਰੋ ਈ ਪ੍ਰਤਾਪੁ ਹੈ। 

ਦੇਤ ਹੈ ਅਸੀਸ ਦਿਜ ਰਾਜ ਰਿਖਿ ਬਾਰਿ ਬਾਰਿ 
ਤਹਾ ਹੀ ਪੜਿਓ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ। 
ਐਸੇ ਜਸੁ ਪੂਰ ਰਹਿਓ ਚੈਡਿਕਾ ਕੋ ਤੀਨ ਲੋਕਿ 
ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪੁ ਹੈ। ੨੨੭। 


੩੩ 


ਸ਼ੰਯਾ 
ਦੇਹਿ ਅਸੀਸ ਸਭੈ ਸੁਰ ਨਾਰਿ _ਸੁਧਾਰਿ ਕੈ ਆਰਤੀ ਦੀਪ ਜਗਾਇਓ। 
ਫੂਲ ਸੁਗੰਧ ਸੁਅਛ਼ਤ ਦਛਨ _ਜਛਨ ਜੀਤ ਕੋ ਗੀਤ ਸੁ _ਗਾਇਓ। 
ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਨਾਇਓ। 
ਹੇ ਜਗ ਮਾਇ ਸਦਾ ਸੁਖ ਦਾਇ ਤੈ ਸੁੰਭ ਕੋ _ਘਾਇ ਬਡੋ ਜਸੁ ਪਾਇਓ। ੨੨੮। 


ਸਕੂਹਿ ਸਾਜਿ ਸਮਾਜ ਦੈ ਚੰਡ ਸੁ ਮੋਦ ਮਹਾ ਮਨ ਮਾਹਿ ਰਈ ਹੈ। 
ਸੂਰ ਸਸੀ ਨਭਿ ਥਾਪ ਕੈ ਤੇਜੁ ਦੇ ਆਪ ਤਹਾ ਤੇ ਸੁ ਲੋਪ ਭਈ ਹੈ। 


ਚੰਡੀ _ਚਰਿਤੁ (ਉਕਤਿ _ ਬਿਲਾਸ) ੧੨੯ 
ਹੈ)। ਹਿਰਦੇ ਵਿਚ ਡਰ _ਧਾਰ ਕੇ ਵੈਰੀ ਕੰਬ _ਗਏ ਅਤੇ ਸਾਰੀ ਮਰਦਾਨਗੀ (ਪਉਰਖਤਾਈ) 
ਛਡ _ਦਿੱਤੀ। (ਤਦੋਂ) ਦੈਂਤ _ਯੁੱਧ-ਖੇਤਰ ਛਡ ਕੇ ਇਸ ਤਰ੍ਹਾਂ ਭਜ ਚਲੇ ਜਿਸ ਤਰ੍ਹਾਂ ਲੋਭ 
ਤੋਂ ਵੱਡੇ _(ਸ੍ਰੇਸ਼ਠ) ਗੁਣ ਦੂਰ _ਹੋ ਜਾਂਦੇ _ਹਨ।੨੨੪। 

#ਲੇ 26 ਮਾਰਕੰਡੇ _ਘਰਾਣ ਦੇ ਚੰਡ _ਲਾਰੈੜ _ਓਕਤਾੀੰ _/ਕਲਲ਼ _ਪੁਸੰਨ _ਦੇ 
ਸੰਭ-ਫਹ” ਨਾਂ ਦੇ _ਅੱਤਵਾਂ _ਆਨ%0ਏ ਦੀ _ਆ੫ਤ0-੭/ 

ਸੰਯਾ 

ਜਿਨ੍ਹਾਂ ਦੇ ਡਰ ਤੋਂ ਇੰਦਰ _('ਮਘਵਾ”) ਭਜ _ਗਿਆ ਸੀ ਅਤੇ ਬ੍ਰਹਮਾ ਅਤੇ ਹੋਰ 
ਸਾਰੇ _ਦੇਵਤੇ ਭੈਭੀਤ ਸਨ, _ਉਹੀ ਦੈੱਤ _ਰਣ-ਭੂਮੀ _ਵਿਚ ਆਪਣੀ _ਹਾਰ _ਵੇਖ _ਕੇ _ਬਲ- 
ਹੀਨ ਹੋਏ ਭਜ ਗਏ _ਹਨ। _ਗਿਦੜ ਅਤੇ ਗਿਰਝਾਂ ਨਿਰਾਸ ਹੋ ਕੇ ਬਨਾਂ ਵਿਚ ਰਹਿਣ 
ਲਈ ਚਲੇ _ਗਏ ਹਨ ਅਤੇ (ਇਸ ਸਾਰੇ ਸਾਕੇ ਨੂੰ ਹੋਇਆਂ ਅਜੇ) ਦੋ ਪਹਿਰ ਵੀ ਨਹੀਂ 
ਬੀਤੇ _ਹਨ। ਸੰਤਾਂ ਦੀ ਸਦਾ ਸਹਾਇਕ _ਜਗਮਾਤਾ (ਚੰਡੀ) ਨੇ _ਸ਼ੁੰਭ _ਅਤੇ ਨਿਸ਼ੁੰਭ ਵਡੇ ਵੈਰੀ 
ਜਿਤ ਲਏ _ਹਨ।੨੨੫। 

ਸਾਰੇ ਦੇਵਤਿਆਂ ਨੇ ਇਕ ਥਾਂ ਇਕਤਰ ਹੋ ਕੇ ਅਤੇ ਚਾਵਲ ਕੇਸਰ _ਤੇ ਚੰਦਨ 
ਲੈ ਕੇ ਉਸੇ ਵੇਲੇ ਲੱਖਾਂ ਨੇ ਹੀ ਪੁਦਖਣਾ ਦੇ ਕੇ ਚੰਡੀ ਦੇ ਮੱਥੇ ਉਤੇ ਤਿਲਕ ਲਗਾ _ਦਿੱਤਾ। 
ਉਸ (ਵੇਲੇ ਦੀ) ਛਬੀ (ਨੂੰ ਵੇਖ ਕੇ) ਜੋ ਭਾਵ ਪੈਦਾ ਹੋਇਆ, ਉਸ ਨੂੰ ਕਵੀ ਨੇ (ਆਪਣੇ) 
ਮਨ ਵਿਚ ਇਸ ਤਰ੍ਹਾਂ ਜਾਣਿਆ, ਮਾਨੋ _ਚੰਦਰ-ਮੰਡਲ ਵਿਚ ਸ਼ੁਭ ਮੰਗਲ ਨੇ ਆ ਕੇ ਪ੍ਰਵੇਸ਼ 
ਕੀਤਾ ਹੋਵੇ (ਅਰਥਾਤ _ਸੁਖਦਾਇਕ ਸਥਿਤੀ ਪੈਦਾ ਹੋ ਗਈ _ਹੈ)।੨੨੬। 
ਕਾ/ਡੱਤਾ 


(ਸਾਰੇ) ਦੇਵਤਿਆਂ ਨੇ ਮਿਲ ਕੇ ਦੇਵੀ (ਕਾਲਕਾ) ਦੀ ਵਡਿਆਈ ਕੀਤੀ ਕਿ 
ਜਗਤਮਾਤਾ! ਤੂੰ ਤਾਂ (ਸਾਡਾ) ਵੱਡਾ ਪਾਪ ਕਟ ਦਿੱਤਾ ਹੈ। (ਤੂੰ) ਦੈੱਤਾਂ ਨੂੰ ਮਾਰ ਕੇ 
ਇੰਦਰ _('ਸੁਰੇਸ”) ਨੂੰ _(ਸੁਅਰਗ ਦਾ) ਰਾਜ ਦਿੱਤਾ ਹੈ। (ਅਜਿਹਾ ਕਰ ਕੇ ਤੂੰ) ਬਹੁਤ 
ਖਟਿਆ ਹੈ (ਅਤੇ ਇਸ ਲਈ) ਜਗ ਵਿਚ _ਤੇਰਾ ਹੀ ਪੁਤਾਪ (ਪਸਰਿਆ ਹੋਇਆ 
ਬੁਹਮ-ਰਿਸ਼ੀ ('ਦਿਜ ਰਾਜ”), _ਰਾਜ-ਰਿਸ਼ੀ _ਬਾਰ _ਬਾਰ ਅਸੀਸਾਂ ਦਿੰਦੇ ਹਨ ਅਤੇ ਉਥੇ 
'ਬੁਹਮ-ਕਵਚ' _ (ਦੁਰਗਾ _ਦੀ _ਉਸਤਤ _ਵਿਚ _ ਬ੍ਰਹਮਾ _ਵਲੋਂ _ ਉਚਾਰਿਆ _ਸਤੋਤ੍ਹ) ਜਾਪ 
ਪੜ੍ਹਿਆ ਗਿਆ ਹੈ। ਤਿੰਨਾਂ ਲੋਕਾਂ ਵਿਚ ਚੰਡੀ ਦਾ ਯਸ਼ ਇਸ ਤਰ੍ਹਾਂ ਪੂਰਿਆ ਜਾ ਰਿਹਾ 

ਪੂਰੀ ਤਰ੍ਹਾਂ 


੦੬ & % ਤੂ ਵੀ 


ਹੈ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਵਿਚ ਗੰਗਾ ਜੀ ਦਾ ਜਲ (ਆਪੁ 


੭ 
-- 

॥ 

€ 


ਮਿਲ _ ਜਾਂਦਾ _ਹੈ।੨੨੭। 


੩੩ 


ਸ਼ੰਯਾ 

ਸਾਰੀਆਂ _ਦੇਵ-ਇਸਤਰੀਆਂ _ (ਚੰਡੀ ਨੂੰ) ਅਸੀਸਾਂ _ਦਿੰਦੀਆਂ _ਹਨ _ ਅਤੇ _ਆਰਤੀ 
ਸਿਰਜ ਕੇ _ਉਸ ਵਿਚ ਦੀਪਕ _ਜਗਾਏ _ਹਨ। _ ਫੁਲਾਂ _ਦੀ ਸੁਗੰਧੀ ਅਤੇ _ਚਾਵਲ _ਵਾਰਦੀਆਂ 
('ਦੱਂਛਨ”) _ਹਨ _ ਅਤੇ _ਯਕਸ਼-ਇਸਤਰੀਆਂ _('ਜੱਛਨ”) ਜਿਤ _ਦੇ ਗੀਤ _ਸੁਣਾਉਂਦੀਆਂ _ਹਨ। 
ਧੂਪ _ਜਗਾ ਕੇ, ਸੰਖ _ਵਜਾ ਕੇ, _ਸਿਰ ਝੁਕਾ _ਕੇ _ਬੇਨਤੀ ਕਰਦੀਆਂ _ਹਨ ਕਿ _ਹੇ ਜਗਤ- 
ਮਾਤਾ! ਤੂੰ ਸਦਾ ਸੁਖ ਦੇਣ ਵਾਲੀ ਹੈਂ। ਤੂੰ ਸ਼ੁੰਭ ਨੂੰ ਮਾਰ ਕੇ ਵੱਡਾ ਯਸ਼ ਖਟਿਆ ਹੈ।੨੨੮। 


ਇੰਦਰ ('ਸਕੂ”) ਨੂੰ ਰਾਜ ਦਾ ਸਾਮਾਨ ਦੇ ਕੇ ਚੰਡੀ ਮਨ ਵਿਚ ਬਹੁਤ ਖੁਸ਼ ਹੋ ਰਹੀ 
ਹੈ। ਸੂਰਜ ਅਤੇ ਚੰਦ੍ਰਮਾ ਨੂੰ ਆਕਾਸ਼ ਵਿਚ _ਸਥਿਤ _ਕਰ ਕੇ ਅਤੇ ਤੇਜ ਪ੍ਰਦਾਨ ਕਰ ਕੇ 
(ਚੰਡੀ) ਆਪ ਉਥੋਂ ਲੋਪ ਹੋ _ਗਈ। _ਆਕਾਸ਼ ਵਿਚ _(ਸੂਰਜ ਅਤੇ ਚੰਦੂਮਾ ਦਾ) ਪ੍ਰਕਾਸ਼ ਵਧ 


੧੩0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਬੀਚ ਅਕਾਸ ਪ੍ਰਕਾਸ ਬਢਿਓ ਤਿਹ ਕੀ ਉਪਮਾ ਮਨ ਤੇ ਨ ਗਈ ਹੈ। 
ਧੂਰਿ ਕੈ ਪੂਰ ਮਲੀਨ ਹੁਤੋ ਰਵਿ ਮਾਨਹੁ ਚੰਡਿਕਾ ਓਪ ਦਈ ਹੈ। ੨੨੯। 


ਕਾਭਤੁ 
ਪ੍ਰਥਮ _ਮਧੁ _ਕੈਟ ਮਦ _ਮਥਨ _ਮਹਿਖਾਸੁਰੈ ਮਾਨ ਮਰਦਨ ਕਰਨ _ਤਰੁਨਿ ਬਰ _ਬੰਡਕਾ। 
ਧੂਮੂ ਦ੍ਰਿਗ ਧਰਨ ਧਰਿ ਧੂਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ। 
ਰਕਤ _ਬੀਰਜ _ਹਰਨ ਰਕਤ _ਭਛਨ ਕਰਨ _ਦਰਨ _ਅਨਸੁੰਭ ਰਨਿ _ਰਾਰ ਰਿਸ ਮੰਡਕਾ। 
ਸੰਭ ਬਲੁ _ਧਾਰ _ਸੰਘਾਰ ਕਰਵਾਰ ਕਰਿ ਸਕਲ ਖਲੁ _ਅਸੁਰ ਦਲੁ ਜੈਤ ਜੈ ਚੰਡਿਕਾ। ੨੩0। 


ਆਯਾ 


ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ। 

ਨ ਡਰੋ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋ। 

ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ। 

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ। ੨੩੧।” 


ਚੋਡਿ ਚਰਿਤਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦੁਮਈ ਹੈ। 

ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ। 
ਕਉਤਕ ਹੇਤੁ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ। 
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। ੨੩੨। 


ਦੰਹਰ” 
ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ। 
ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੈਡਿਕਾ ਸੋਇ। ੨੩੩। 


/ਛੱਤਾ ਨੂੰ ਆਰਕੰਡੇ ਪੁਰਾਨ ਹਨੀ ਝੰਡੀ ਲਾਰਤੇ_ਓਕੰਤ _/ਨੈਲਸ਼ ਦੋਵ _ਲ਼ਗੋਸ਼ _ੱਹਤਾ 


<ੰ 


ਸੈਕਾਰ _ਸ਼ੜਟ ਕਰਾ _#ਸਟਨ _/ਨਆਹਏ _ਨਆਘਤਨਆ ਸਤ __ਸ਼ਭ#ਆ _ਸ੍ਤ/ __€/” 


ਪੁਰਾਤਨ ਬੀੜਾਂ ਵਿਚ _ਇਹ ਸਵੈਯਾ _ਅੰਤ _ਉਤੇ ਅੰਕ ੨੩੩ ਨਾਲ ਆਇਆ _ਹੈ। ੨. ਬਹੁਤੀਆਂ 
ਇਹ 


੧. ਕਈ 
ਬੀੜਾਂ _ਵਿਚ ਅਧਿਆਇ _ ਅੰਤ _ਸੂਚਕ _ਪੁਸ਼ਪਿਕਾ _ਨਹੀਂ__ਲਿਖੀ ਹੈ 


ਚੰਡੀ _ਚਰਿਤੂ _(ਉਕਤਿ _ ਬਿਲਾਸ) ੧੩0 


ਗਿਆ। ਉਸ (ਦ੍ਰਿਸ਼) ਦੀ ਉਪਮਾ ਕਵੀ ਦੇ ਮਨ ਤੋਂ ਭੂਲੀ ਨਹੀਂ ਉਂ 
ਧੂੜ ਦੇ ਪਸਰਨ ਕਰ ਕੇ ਸੂਰਜ (“ਰਵਿ”) ਮਲੀਨ ਹੋ ਗਿਆ ਸੀ, ਮਾਨੋ ਚੰਡੀ ਨੇ (ਆਪਣਾ) 
ਤੇਜ ਪ੍ਰਦਾਨ ਕਰ ਕੇ (ਉਸ ਨੂੰ ਫਿਰ ਤੋਂ ਚਮਕਦਾਰ _ਬਣਾ 

ਕਾ/ਸ਼ੱਤਾ 


ਵਾਲੀ ਚੰਡੀ _ਦੀ ਜੈ ਹੋਵੇ।੨੩੧। 
ਨੰਗਾ 

ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨ ਟਲਾਂ। ਜਦੋਂ 
ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸ਼ਚੇ ਹੀ ਆਪਣੀ 
ਜਿਤ ਪ੍ਰਾਪਤ _ਕਰਾਂ। ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ 
(ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ _ਉਚਾਰਦਾ _ਰਹਾਂ। _ਅਤੇ _ਜਦੋਂ _ਉਮਰ _ਦਾ ਅੰਤਿਮ 
ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ _ਜਾਵਾਂ।੨੩੧। 

ਚੰਡੀ-ਚਰਿਤਰ _ਕਵਿਤਾ ਵਿਚ _ਕਥਨ _ਕੀਤਾ _ਹੈ। (ਇਹ) ਸਾਰੀ (ਕਵਿਤਾ) _ਰੌਦਰ- 
ਰਸ ਵਿਚ ਲਿਖੀ ਹੈ। ਇਕ ਤੋਂ ਇਕ (ਉਕਤੀ) ਰਸ _ਭਰਪੂਰ ਹੈ _ਅਤੇ _ਆਦਿ ਤੋਂ ਅੰਤ 
ਤਕ (ਪੈਰਾਂ ਦੇ ਨਹੁੰਆਂ ਤੋ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ _ਹੈ। ਕਵੀ ਨੇ ਮਾਨਸਿਕ 
ਵਿਲਾਸ _(ਕਉਤਕ”) ਲਈ _ਇਕ ਕਾਵਿ-ਰਚਨਾ _ਕੀਤੀ _ਹੈ। _'ਸਤਸਈ” ਦੀ ਇਹ ਪੂਰੀ 
ਕਥਾ _ਵਰਣਿਤ _ਹੈ। ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ _ਅਤੇ 
ਸੁਣੇਗਾ, _ਉਸ ਨੂੰ _ਔਵਸ਼ _ਹੀ (ਦੇਵੀ) _ਉਹੀ _(ਵਰ) ਪ੍ਰਦਾਨ _ਕਰੇਗੀ।੨੩੨। 
ਦੰਹਰਾ 

(ਸੈਂ) “ਸਤਸਈ” (ਦੁਰਗਾ _ਸਪਤਸ਼ਤੀ) ਗ੍ਰੰਥ _ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ 
ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ _ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) 
ਕਹੀ _ਹੈ, _ਉਸ _ਦਾ ਉਹੀ (ਮਨੋਰਥ) _ਪੂਰਾ _ਕਰੋ।੨੩੩। 
#ਲੋ ਨੰ ਮਾਰਕੰਡੇ _੪ਰਾਣ ਦੇ ਆ ਚੰਡੀ _ਗੰਰਤ _£ਕ/ਤ _/ਕਲਨਾ _ਪੁਲੰਨਾ ਦੇਵ _ਸ਼ਗੋਸ਼_ਆੰਹੇਤਾ 

ਜੰ ਲੈ ਕਾਠਾ' ਅੱਠਵਾਂ ਅਧ#%/ਏ ਅਤ _ਹੋਂਏਆ ਸਭ ਲਭ _ਹੰ/੮/ 


ਚੋਡੀ _ਚਰਿਤੁ-੨ 
ਨੀ ਭਗਤਾ ਲੀ _ਸਹ/£/ 
%ਥਾ _ਲੰਡਾੰ ਦਾਰੂ _/ਲੈਖਹਯਤ/ " 


ਨਰਾਜ _ਛੱਟ 
ਮਹਿਖ _ਦਈਤ _ਸੂਰਯੰ। _ਬਢਿਯੋ ਸੋ ਲੋਹ ਪੂਰਯੰ। 
ਸੁ ਦੇਵ ਰਾਜ ਜੀਤਯੰ। ਤ੍ਰਿਲੋਕ ਰਾਜ _ਕੀਤਯੰ। _੧। 


ਭਜੇ ਸੁ ਦੇਵਤਾ ਤਬੈ। ਇਕਤੁ ਹੋਇ ਕੈ ਸਬੈ। 
ਮਹੇਸੁਰਾਚਲੈ ਬਸੇ। _ਬਿਸੇਖ ਚਿਤ ਮੋ ਤ੍ਰਸੇ। ੨। 
ਜੁਗੇਸ ਭੇਸ ਧਾਰ ਕੈ। ਭਜੇ ਹਥਿਯਾਰ ਡਾਰ ਕੈ। 
ਪੁਕਾਰ ਆਰਤੇ _ਚਲੈ। ਬਿਸੂਰ ਸੂਰਮਾ ਭਲੇ। ੩। 
ਬਰਖ ਕਿਤੇ ਤਹਾ ਰਹੇ। ਸੁ ਦੁਖ ਦੇਹ ਮੋ ਸਹੇ। 
ਜਗਤ _ਮਾਤਿ ਧਿਆਇਯੰ। ਸੁ ਜੈਤ ਪਤ੍ਹ _ਪਾਇਯੰ। ੪। 
ਪ੍ਰਸੰਨ ਦੇਵਤਾ ਭਏ। _ਚਰੰਨ ਪੂਜਬੇ _ਧਏ। 

ਸਨੰਮੁਖਾਨ ਠਢੀਯੰ। ਪ੍ਰਣਾਮ ਪਾਠ _ਪਢੀਯੰ। _੫। 


ਰਸ਼ਾਵਲ ਛੰਦ 


ਤਬੈ ਦੇਵ ਧਾਏ। ਸਭੋ ਸੀਸ ਨਿਆਏ। ਸੁਮਨ ਧਾਰ ਬਰਖੇ। ਸਬੈ ਸਾਧ ਹਰਖੇ। ੬। 
ਕਰੀ ਦੇਬਿ ਅਰਚਾ। ਬ੍ੂਹਮ ਬੇਦ ਚਰਚਾ। ਜਬੈ ਪਾਇ ਲਾਗੈ। ਤਬੈ ਸੋਗ ਭਾਗੇ। ੭। 


ਬਿਨੰਤੀ _ਸੁਨਾਈ। ਭਵਾਨੀ ਰਿਝਾਈ। ਸਬੈ _ਸਸਤ੍ _ਧਾਰੀ। ਕਰੀ ਸਿੰਘ ਸੁਆਰੀ। ੮। 


ਕਰੇ ਘੰਟ ਨਾਦੋ। ਧੁਨੰ _ਨਿਰਬਿਖਾਦੇ। _ ਸੁਨੋ _ਦਈਤ ਰਾਜੈ। ਸਜਿਯੋ ਜੁਧ ਸਾਜੋ। ੯। 


ਚੜਿਯੋ _ਰਾਛਸੇਸੰ। ਰਚੇ ਚਾਰ _ਅਨੇਸੰ। _ਬਲੀ _ਚਾਮਰੇਵੈ। _ਹਠੀ _ਚਿਛੁਰੇਵੈ। ੧0। 
ਬਿੜਾਲਛ ਬੀਰੰ। ਚੜੇ _ਬੀਰ ਧੀਰੋ। ਬੜੇ _ਇਖੁ _ਧਾਰੀ। ਘਟਾ ਜਾਨ ਕਾਰੀ। _੧੧। 


੧. ਪੁਰਾਣੀਆਂ _ਬੀੜਾਂ _ਵਿਚ _ਮਾੰਗਲਿਕ _ਉਕਤੀਆਂ _ਵਿਚ _ਕੁਝ _ਫ਼ਰਕ _ਹਨ। _ ਛਪੀਆਂ ਹੋਈਆਂ ਬੀੜਾਂ _ਵਿਚ 
ਸੈਖਿਪਤ ਮੂਲ-ਮੰਤ੍ਰ ਵੀ ਸ਼ੁਰੂ ਵਿਚ ਅੰਕਿਤ ਕਰ ਦਿੱਤਾ ਗਿਆ ਹੈ। ਪਟਨਾ ਵਾਲੀ ਬੀੜ ਵਿਚ _ਉਕਤੀ ਇਸ 


ਹਾਂ ਹੈ -- 


6” %ਥ ਚੰਡੀ _ਯਾੰਰੇਤ੍ਹ _ਤਾਂਲੀ _ਨਆਹਾਤਮ /ਲਕਯਤੇ! 


ਚੰਡੀ _ਚਰਿਤੁ-੨ 


ਨੀ _ਭਨਈਤੀ ਲੀ _ਸਹ/ਟ 

ਨਰਾਜ ਛੰਦ 

ਮਹਿਖਾਸੁਰ (ਨਾਂ ਦੇ) ਦੈਂਤ ਸੂਰਮੇ _ਨੇ _(ਆਪਣੀ ਸ਼ਕਤੀ) ਵਧਾ ਲਈ, 
(ਦੇ ਕਵਚ _ਨਾਲ) ਪੂਰੀ ਤਰ੍ਹਾਂ ਢਕਿਆ ਹੋਇਆ _ਸੀ। ਉਸ ਨੇ ਇੰਦਰ ਨੂੰ 
ਅਤੇ _ ਤਿੰਨਾਂ ਲੋਕਾਂ _ਉਤੇ _ ਆਪਣਾ _ ਰਾਜ _ ਸਥਾਪਿਤ _ ਕਰ _ ਦਿੱਤਾ।੧। 
ਤਦੋਂ ਸਾਰੇ ਦੇਵਤੇ ਭਜ ਗਏ ਅਤੇ ਇਕੱਠੇ ਹੋਕੇ ਸ਼ਿਵ ਦੇ ਪਰਬਤ (ਕੈਲਾਸ਼) ਉਤੇ 
ਵਸੇ। ਉਹ ਚਿੱਤ ਵਿਚ ਬਹੁਤ ਡਰੇ _ਹੋਏ _ਸਨ।੨। ਹਥਿਆਰ _ਸੁਟ ਕੇ _ਅਤੇ ਜੋਗੀਆਂ 
ਰੂਪ ਧਾਰ ਕੇ ਉਹ ਭਜ _ਗਏ। ਦੁਖੀ ਅਵਸਥਾ _ਵਿਚ ਪੁਕਾਰਦੇ ਹੋਏ ਚੰਗੇ ਚੰਗੇ ਸੂਰਮੇ 
ਝੂਰਦੇ ਤੁਰੇ _ਜਾ ਰਹੇ _ਸਨ।੩। 

ਸ਼ਰੀਰ ਉਤੇ ਦੁਖ _ਸਹਾਰਦੇ ਹੋਏ ਉਹ __ ਕਿਤਨੇ ਹੀ ਵਰ੍ਹੇ ਉਥੇ ਰਹੇ ਅਤੇ _ਜਿਤ 
ਦਾ _ਪੁਵਾਨਾ ਪ੍ਰਾਪਤ _ਕਰਨ _ਲਈ _ ਜਗਤ _ ਮਾਤਾ _(ਦੇਵੀ) ਦਾ ਧਿਆਨ _ਧਰਦੇ _ਰਹੇ।੪। 
(ਦੇਵੀ ਦੇ ਪ੍ਰਗਟ ਹੋਣ ਤੇ) ਦੇਵਤੇ ਪ੍ਰਸੰਨ ਹੋ_ ਗਏ ਅਤੇ ਉਸ ਦੇ ਚਰਨਾਂ ਨੂੰ ਪੂਜਣ ਲਈ 
ਅਗੇ _ਵਧੇ। (ਦੇਵੀ ਦੇ) ਸਾਹਮਣੇ ਆ ਕੇ ਖੜੋਂ ਗਏ ਅਤੇ ਪ੍ਰਨਾਮ ਕਰ _ਕੇ (ਦੇਵੀ ਸਤੋਤ੍ 
ਦਾ) ਪਾਠ _ ਪੜ੍ਹਨ _ਲਗੇ।੫। 


ਉਹ ਲੋਹੇ 
ਜਿਤ _ਲਿਆ 


ਰਸ਼ਾਫਲ ਛੰਟ 

ਤਦੋਂ ਦੇਵਤੇ (ਹੋਰ ਅਗੇ) ਵਧੇ, _ਸਭ ਨੇ _(ਦੇਵੀ ਅਗੇ) ਸੀਸ _ਝੁਕਾਏ। ਫੁਲਾਂ ਦੀ 
ਬਰਖਾ ਹੋਣ ਲਗੀ, ਸਾਰੇ ਸਾਧੂ ਲੋਕ ਪ੍ਰਸੰਨ _ਹੋਏ।੬। (ਸਾਰਿਆਂ ਨੇ) ਦੇਵੀ ਦੀ ਪੂਜਾ ਕੀਤੀ, 
ਬੁਹਮਾ ਨੇ ਵੇਦਾਂ ਦਾ ਪਾਠ _ਕੀਤਾ। ਜਦੋਂ (ਦੇਵੀ ਦੇ) ਚਰਨਾਂ ਦੀ ਛੋਹ ਪ੍ਰਾਪਤ ਕੀਤੀ, ਤਦੋਂ 
(ਸਾਰਿਆਂ ਦੇ) ਦੁਖ _(ਸੋਗ) ਦੂਰ ਹੋ _ਗਏ।੭। 


(ਦੇਵਤਿਆਂ ਨੇ) ਆਪਣੀ _ਵਿਬਿਆ ਸੁਣਾਈ, ਦੇਵੀ ਪ੍ਰਸੰਨ ਹੋ _ਗਈ। _(ਤਦ ਦੇਵੀ 
ਨੇ) ਸਾਰੇ ਸ਼ਸਤ੍ਰ _ਧਾਰਨ ਕੀਤੇ ਅਤੇ ਸ਼ੇਰ ਉਤੇ ਸਵਾਰ ਹੋ ਗਈ।੮। ਘੰਟਿਆਂ ਨੂੰ ਵਜਾਇਆ 
ਜਿਨ੍ਹਾਂ ਵਿਚੋਂ ਲਗਾਤਾਰ _ਧੁਨੀ _ਨਿਕਲਣ _ਲਗੀ। _(ਉਸ _ਧੁਨੀ ਨੂੰ) ਦੈਂਤ-ਰਾਜ (ਮਹਿਖਾਸੁਰ) 
ਨੇ ਸੁਣਦਿਆਂ _ਹੀ ਯੁੱਧ _ਦੀ _ਤਿਆਰੀ _ਕਰ _ਲਈ।੯। 

ਰਾਖਸ਼ਾਂ ਦੇ ਰਾਜੇ (ਮਹਿਖਾਸੁਰ) ਨੇ ਚੜ੍ਹਾਈ ਕਰ _ਦਿੱਤੀ ਅਤੇ (ਆਪਣੀ ਫ਼ੌਜ ਦੇ) 
ਚਾਰ _ਸੈਨਾਪਤੀ _(ਅਨੇ) ਬਣਾ ਦਿੱਤੇ। (ਜਿੰਨ੍ਹਾਂ ਵਿਚੋਂ ਇਕ) _ਬਲੀ _ਚਾਮਰ _ਸੀ, (ਦੂਜਾ) _ਹਠੀ 
ਚਿਛੁਰ _ਸੀ।੧0। ਅਤੇ _ (ਤੀਜਾ) ਬਹਾਦਰ _ਸ਼ਿੜਾਲਛ _ਸੀ। (ਉਨ੍ਹਾਂ) _ਬੜੇ _ਧੀਰਜਵਾਨ 
ਯੋਧਿਆਂ ਨੇ ਚੜ੍ਹਾਈ ਕੀਤੀ; (ਉਹ) ਬਹੁਤ _ਵੱਡੇ _ਧਨੁਸ਼ਧਾਰੀ ਸਨ (ਅਤੇ ਉਨ੍ਹਾਂ ਦੀ ਸੈਨਾ 
ਇਸ _ ਤਰ੍ਹਾਂ ਚੜ੍ਹੀ _ਸੀ) _ਮਾਨੋ ਕਾਲੀਆਂ _ ਘਟਾਵਾਂ ਚੜ੍ਹੀਆਂ _ਹੋਣ।੧੧। 


੧੩੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਬਾਣਿ ਜਿਤੇ _ਰਾਛਸਨਿ ਮਿਲਿ ਛਾਡਤ ਭਏ ਅਪਾਰ। 
ਫੂਲਮਾਲ ਹੁਐ ਮਾਤ ਉਰਿ _ਸੋਭੇ ਸਭੇ ਸੁਧਾਰ। ੧੨। 
ਭੁਸ਼ੰਨਾ ਪੁਯਤ ਛੰਦ 
ਜਿਤੇ _ਦਾਨਵੌ ਬਾਨ ਪਾਨੀ _ਚਲਾਏ। _ਤਿਤੇ ਦੇਵਤਾ ਆਪਿ ਕਾਟੇ ਬਚਾਏ। 
ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ। ਭਰੇ ਬਸਤੁ _ਲੋਹੂ ਜਨੋ ਫਾਗ ਖੇਲੈ। ੧੩। 


ਦੂਗਾ ਹੂੰ _ਕੀਯੰ ਖੇਤ ਧੁੰਕੇ ਨਗਾਰੇ। ਕਰੈ ਪਟਿਸੰ ਪਰਿਘ ਪਾਸੀ_ਸੈਭਾਰੇ। 
ਤਹਾ ਗੋਫਨੈ ਗੁਰਜ ਗੋਲੇ ਸੰਭਾਰੈ। ਹਠੀ ਮਾਰ ਹੀ ਮਾਰ ਕੈ ਕੈ ਪੁਕਾਰੈ। ੧੪। 


ਤਬੇ ਅਸਟ ਹਾਥੈ" ਹਥਿਯਾਰੈ _ਸੰਭਾਰੇ। _ਸਿਰੰ _ਦਾਨਵੇਂਦਾਨ ਕੇ ਤਾਕਿ ਝਾਰੇ। 
ਬਬਕਿਯੋ ਬਲੀ ਸਿੰਘ ਜੁਧੈ ਮਝਾਰੈ। ਕਰੇ ਖੰਡ ਖੰਡੇ ਸੁ ਜੋਧਾ ਅਪਾਰੈ। ੧੫। 


ਤੱਟਕਾ ਛੰਦ 
ਤਬ ਦਾਨਵ ਰੋਸ ਭਰੇ ਸਬ ਹੀ। ਜਗਮਾਤ ਕੇ ਬਾਣ ਲਗੈ ਜਬ ਹੀ। 
ਬਿਬਿਧਾਯੁਧ ਲੈ ਸੁ ਬਲੀ _ਹਰਖੇ। _ਘਨ _ਬੂੰਦਨ ਜਿਯੋ _ਬਿਸਖੰ _ਬਰਖੇ। _੧੬। 


ਜਨੁ _ਘੋਰ ਕੈ ਸਿਆਮ ਘਟਾ ਘੁਮਡੀ। _ਅਸੁਰੇਸ _ਅਨੀਕਨਿ ਤ੍ਯੋ _ਉਮਿਡੀ। 
ਜਗਮਾਤ ਬਿਰੂਥਨਿ ਮੋ ਧਸਿ ਕੈ। ਧਨੁ ਸਾਇਕ ਹਾਥ ਗਹਿਯੋ_ਹਸਿ ਕੈ। ੧੭। 


ਰਣ ਕ੍ਰੰਜਰ ਪੁੰਜ ਗਿਰਾਇ ਦੀਏ। ਇਕ ਖੰਡ ਅਖੰਡ ਦੁਖੰਡ ਕੀਏ। 
ਸਿਰ ਏਕਨਿ ਚੋਟ ਨਿਫੋਟ ਬਹੀ। _ਤਰਵਾਰ ਹੁਐ ਤਰਵਾਰ ਰਹੀ। ੧੮। 


ਤਨ ਝਝਰ ਹੁਐ ਰਣ ਭੂਮਿ ਗਿਰੇ। ਇਕ ਭਾਜ ਚਲੇ ਫਿਰ ਕੈ ਨ ਫਿਰੇ। 
ਇਕਿ ਹਾਥ ਹਥਿਆਰ ਲੈ ਆਨਿ ਬਹੇ। ਲਰਿ ਕੈ ਮਰਿ ਕੈ ਗਿਰਿ ਖੇਤਿ ਰਹੇ। ੧੯। 


ਨਰਾਜ _ਛੱਟ 
ਤਹਾ ਸੁ ਦੈਤ ਰਾਜਯ। ਸਜੇ ਸੋ ਸਰਬ ਸਾਜਯੋ। 
ਤੁਰੰਗ ਆਪ _ਬਾਹੀਯੋ। ਬਧ ਸੁ ਮਾਤ ਚਾਹੀਯੋ। ੨0। 


ਤਬੈ ਦੂਗਾ _ਬਕਾਰਿ ਕੈ। _ਕਮਾਣ ਬਾਣ ਧਾਰਿ ਕੈ। 
ਸੁ ਘਾਵ _ਚਾਮਰੈ ਕੀਯੋ। ਉਤਾਰ ਹਸਤਿ ਤੇ ਦੀਯੋ। ੨੧। 


ਚੰਡੀ _ਚਰਿਤ੍ਰ-੨ ੧੩੨ 


ਦੰਹਰਣਾ 

ਰਾਖਸ਼ਾਂ ਨੇ _ਇਕੱਠੇ ਹੋ ਕੇ ਜਿਤਨੇ ਵੀ ਅਣਗਿਣਤ _ਬਾਣ _ਛਡੇ _ਸਨ, _ਉਹ ਸਾਰੇ 
ਦੁਰਗਾ ਦੇ ਗਲੇ (ਉਰ) ਵਿਚ ਫੁਲਾਂ ਦੀ ਮਾਲਾ _ਬਣ _ਕੇ ਸੋਭ ਰਹੇ _ਸਨ।੧੨। 
ਭੁਸ਼ੰਨਾ ਪੁਯਤ ਛੰਦ 

ਜਿਤਨੇ _ਵੀ _ਬਾਣ _ਦਾਨਵਾਂ ਨੇ ਆਪਣੇ ਹੱਥਾਂ ਨਾਲ ਚਲਾਏ, _ਉਤਨੇ ਹੀ ਦੇਵੀ ਨੇ 
ਕਟ ਕੇ ਆਪਣੇ ਆਪ ਨੂੰ ਬਚਾ _ਲਿਆ। _ਕਿਤਨਿਆਂ (ਦੈਂਤਾਂ) ਨੂੰ ਢਾਲ ਮਾਰ ਕੇ ਢਾਹ 
ਲਿਆ ਅਤੇ _ਕਿਤਨਿਆਂ ਨੂੰ ਪਾਸ਼ (ਫੰਧੇ) ਵਿਚ ਫਸਾ ਲਿਆ। (ਉਨ੍ਹਾਂ ਦੇ) ਬਸਤ੍ਰ _ਲਹੂ _ਨਾਲ 
ਲਿਬੜੇ _ਹੋਏ ਸਨ _ ਮਾਨੋ _ਹੋਲੀ _ਖੇਡ _ਰਹੇ _ਹੋਣ।੧੩। 

ਦੁਰਗਾ ਨੇ _ਰਣ _ਮੰਡਿਆ ਅਤੇ ਨਗਾਰੇ _ਵਜੇ। _ਉਸ ਨੇ ਹੱਥਾਂ ਵਿਚ _ਪਟਾ, ਕੁਹਾੜਾ 
('ਪਰਿਘ”) ਅਤੇ _ਫੰਧਾ _('ਪਾਸੀ”) ਆਦਿ ਫੜੇ ਹੋਏ _ਸਨ। ਉਥੇ _ਹਠੀ (ਦੈੱਤ ਸੂਰਬੀਰਾਂ ਨੇ) 
ਹੱਥ _ਵਿਚ _ਕਮੰਦਾਂ _('ਗੋਫਨੈ”), _ਗੁਰਜ _ਤੇ ਗੋਲੇ ਆਦਿ ਧਾਰਨ _ਕਰ _ਕੇ _'ਮਾਰੋ-ਮਾਰੋ” 
ਪੁਕਾਰਨਾ _ ਸ਼ੁਰੂ _ ਕਰ _ ਦਿੱਤਾ।੧੪। 

ਤਦੋਂ ਔਠ _ਭੁਜਾਵਾਂ ਵਾਲੀ (ਦੇਵੀ ਨੇ) ਅੱਨਾਂ ਹੱਥਾਂ ਵਿਚ ਹਥਿਆਰ ਫੜ ਲਏ ਅਤੇ 
ਦਾਨਵਾਂ _ਦੇ ਮੁਖੀਆਂ ਦੇ ਸਿਰਾਂ ਨੂੰ _ਨਿਸ਼ਾਣਾ ਬਣਾ ਕੇ ਚਲਾ ਦਿੱਤੇ। ਉੱਧਰ ਯੁੱਧ ਵਿਚ 
ਬਲਵਾਨ ਸ਼ੇਰ _ਭਬਕਣ _ਲਗਾ ਅਤੇ ਅਣਗਿਣਤ ਯੋਧਿਆਂ ਨੂੰ ਟੋਟੇ ਟੋਟੇ ਕਰ _ਦਿੱਤਾ।੧੫। 
ਤੱਟਕਾ ਛੰਟਾ 

ਜਦੋਂ ਦੁਰਗਾ _ਦੇ _ਬਾਣ (ਉਨ੍ਹਾਂ ਦੈਂਤਾਂ ਨੂੰ) _ਲਗੇ ਤਦੋਂ ਸਾਰੇ _ਦਾਨਵ ਗੁੱਸੇ _ਨਾਲ 
ਭਰ _ਗਏ। ਅਨੇਕ ਪ੍ਰਕਾਰ ਦੇ ਸ਼ਸਤ੍ਰ ਲੈ ਕੇ ਬਹਾਦਰ (ਦੈਂਤ) ਪ੍ਰਸੰਨ ਹੋ ਗਏ ਅਤੇ ਬਦਲ 
ਦੀਆਂ _ ਕਣੀਆਂ ਵਾਂਗ _ਤੀਰ ਚਲਾਉਣ _ਲਗੇ।੧੬। 

('ਅਨੀਕਨਿ”) _ਉਮਡ _ਪਈਆਂ। _ਦੇਵੀ _ਨੇ _ਵੈਰੀਆ _ਦੀਆਂ ਫ਼ੌਜਾਂ _(“ਬਿਰੂਥਨਿ”) ਵਿਚ _ਧਸ 
ਕੇ ਅਤੇ ਹਸ ਕੇ ਹੱਥ ਵਿਚ ਧਨੁਸ਼-ਬਾਣ ਫੜ __ਲਿਆ।੧੭। 

ਰਣ-ਭੂਮੀ ਵਿਚ (ਦੇਵੀ ਨੇ) ਹਾਥੀਆਂ ਦੇ ਝੁੰਡ ('ਪੁੰਜ”) ਡਿਗਾ ਦਿੱਤੇ ਅਤੇ ਨ ਖੰਡੇ 
ਜਾ ਸਕਣ ਵਾਲਿਆਂ ਨੂੰ _ਦੋ-ਖੰਡ _ਕਰ _ਦਿੱਤਾ। _ਇਕਨਾਂ ਦੇ ਸਿਰਾਂ ਉਤੇ (ਅਜਿਹੀ) _ਪ੍ਰਤੌਖ 
ਸਟ _ਵਜੀ ਕਿ ਤਲਵਾਰ _(ਲਹੂ ਨਾਲ) _ਪੂਰੀ ਤਰ੍ਹਾਂ _ਗੜੂਚ _ਹੋ__ਗਈ।੧੮। 

(ਕਈਆਂ _ਦੇ) ਸ਼ਰੀਰ _ਛਾਨਣੀ ਵਾਂਗ _ਛੇਕ 
ਪਏ। _ਕਈ (ਯੋਧੇ _ਰਣ-ਭੂਮੀ ਵਿਚੋਂ) ਭਜ _ਨਿਕਲੇ 
ਹੱਥਾਂ ਵਿਚ ਸ਼ਸਤ੍ਰ _ਲੈ ਕੇ _(ਯੁੱਧ-ਭੂਮੀ ਵਿਚ) ਆ 
ਖੇਤਰ ਵਿਚ _ਡਿਗ _ਪਏ।੧੯। 
ਨਰਾਜ ਛੱਟ 

ਤਦੋਂ ਦੈੱਤ ਰਾਜੇ ਨੇ (ਯੁੱਧ ਦਾ) ਸਾਰਾ ਸਾਜ ਸਜਾਇਆ ਅਤੇ ਘੋੜੇ ਨੂੰ ਆਪ ਅਗੇ 
ਵਧਾਉਂਦੇ _ਹੋਏ _ਦੇਵੀ (ਦੇ _ਸਾਹਮਿਣੇ ਪਹੁੰਚ _ਕੇ) _ਉਸ ਨੂੰ ਮਾਰਨਾ _ਚਾਹਿਆ।੨0। 

ਤਦੋਂ ਦੁਰਗਾ _ਨੇ _ਲਲਕਾਰਾ _ਮਾਰ _ਕੇ _ਧਨੁਸ਼-ਬਾਣ (ਹੱਥ _ਵਿਚ) ਲੈ ਲਿਆ ਅਤੇ 
ਚਾਮਰ (ਨਾਂ ਦੇ ਸੈਨਾਪਤੀ ਨੂੰ) ਘਾਇਲ ਕਰ _ਦਿੱਤਾ ਤੇ _ਹਾਥੀ ਤੋਂ ਹੇਠਾਂ ਸੁਟ _ਦਿੱਤਾ।੨੧। 


ਹ, ਗਰ 
ਗੰ 


੧੩ ਤੇ 


ਸੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਤ ਛੰਦ 
ਤਬੈ ਬੀਰ ਕੋਪੰ ਬਿੜਾਲਾਛ ਨਾਮੌ। ਸਜੇ _ਸਸਤੁ _ਦੇਹੈ ਚਲੋ ਜੁਧ _ਧਾਮੰ। 
ਸਿਰੈ ਸਿੰਘ ਕੇ ਆਨਿ ਘਾਯੈ ਪ੍ਰਹਾਰੈ। ਬਲੀ ਸਿੰਘ ਸੋ_ਹਾਥ ਸੋ ਮਾਰਿ ਡਾਰੋ। ੨੨। 


ਬਿੜਾਲਾਛ ਮਾਰੇ ਸੁ ਪਿੰਗਾਛ _ਧਾਏ। _ਦੂਗਾ ਸਾਮੁਹੇ ਬੋਲ ਬਾਂਕੇ ਸੁਨਾਏ। 
ਕਰੀ ਅਭ੍ਰਿ ਜ੍ਯੋ ਗਰਜ ਕੈ ਬਾਣ ਬਰਖੰ। ਮਹਾ ਸੂਰ ਬੀਰ ਭਰੇ ਜੁਧ ਹਰਖੰ। ੨੩॥। 


ਤਬੈ _ਦੇਵੀਅੰ ਪਾਣਿ ਬਾਣੈ ਸੈਭਾਰੈ। ਹਨਿਯੋ ਦੁਸਟ ਕੇ ਘਾਇ ਸੀਸੈ ਮਝਾਰੈ। 
ਗਿਰਿਯੋ ਝੂਮਿ ਭੂਮੰ ਗਏ ਪ੍ਰਾਣ ਛੁਟ। ਮਨੋ ਮੇਰ ਕੋ_ਸਾਤਵੌ ਸਿਰੰਗ ਟੁਟੰ। ੨੪। 


ਗਿਰੈ ਬੀਰ _ਪਿੰਗਾਛ ਦੇਬੀ ਸੰਘਾਰੇ। ਚਲੇ ਅਉਰੁ _ਬੀਰੈ ਹਥਿਆਰੈ ਉਘਾਰੇ। 
ਤਬੈ ਰੋਸਿ ਦੇਬਿਐ ਸਰੋਘੰ ਚਲਾਏ। ਬਿਨਾ ਪ੍ਰਾਨ ਕੇ ਜੁਧ ਮਧੈ _ਗਿਰਾਏ। ੨੫। 


ਚੱਪਲ? 
ਜੇ ਜੇ ਸਤਰ ਸਾਮੁਹੇ ਆਏ। ਸਬੈ ਦੇਵਤਾ ਮਾਰਿ ਗਿਰਾਏ। 
ਸੈਨਾ ਸਕਲ ਜਬੈ _ਹਨਿ _ਡਾਰੀ। ਆਸੁਰੇਸ ਕੋਪਾ ਅਹੰਕਾਰੀ। ੨੬। 


ਆਪ ਜੁਧ ਤਬ ਕੀਆ _ਭਵਾਨੀ। _ਚੁਨਿ _ਚੁਨਿ _ਹਨੈ ਪਖਰੀਆ ਬਾਨੀ। 
ਕਰੋਧ ਜੁਆਲ ਮਸਤਕ ਤੇ _ਬਿਗਸੀ। _ਤਾਤੇ ਆਪ _ਕਾਲਿਕਾ _ਨਿਕਸੀ। _੨੭। 


੭ਹਭਾਰ ਛੰਦ 
ਮੁਖਿ ਬਬਮਤ ਜੁਆਲ। _ਨਿਕਸੀ _ਕਪਾਲਿ। 
ਮਾਰੇ ਗਜੇਸ। ਛੁਟੇ ਹੈਏਸ। ੨੮। 


ਛੁਟੰਤ ਬਾਣ। ਝਮਕਤ ਕ੍ਰਿਪਾਣ। 
ਸਾਂਗੈ _ਪ੍ਰਹਾਰ। ਖੇਲਤ _ਧਮਾਰ। _੨੯। 
ਬਾਹੈ _ਨਿਸੰਗ। ਉਠੇ _ਝੜੋਗ। 

ਤੁਪਕ _ਤੜਾਕ। _ਉਠਤ _ਕੜਾਕ। _੩0। 


ਚੰਡੀ _ਚਰਿਤ੍ਰ-੨ ੧੩੩ 


ਭੁਸ਼ੰਨਾ ਪੁਯਤ ਛੰਦ 
ਸਜਾ ਕੇ _ਯੁੱਧ-ਭੂਮੀ ਨੂੰ ਚਲ _ਪਿਆ। (ਦੈਂਤ ਨੇ) ਸ਼ੇਰ ਦੇ ਸਿਰ ਉਤੇ 
ਨੂੰ) ਘਾਇਲ ਕਰ ਦਿੱਤਾ, ਪਰ _ਬਲਵਾਨ _ਸ਼ੇਰ ਨੇ _ਉਸ ਨੂੰ ਪੰਜੇ (ਹੱਥ) ਨਾਲ ਹੀ ਮਾਰ 
ਦਿੱਤਾ।੨੨। 

ਬਿੜਾਲਾਛ ਦੇ ਮਾਰੇ ਜਾਣ ਤੇ ਪਿੰਗਾਛ (ਨਾਂ ਦਾ ਦੈਂਤ) ਭਜ ਕੇ ਆਇਆ। (ਉਸ 
ਨੇ) ਦੁਰਗਾ ਦੇ ਸਾਹਮਣੇ ਪਹੁੰਚ ਕੇ ਵਿਅੰਗ _ਭਰੇ _ਬੋਲ ਸੁਣਾਏ ਅਤੇ ਬਦਲ _(ਅਭੂ) _ਵਾਂਗ 
ਗਰਜ _ਕੇ _ਬਾਣਾਂ _ਦੀ _ਬਰਖਾ _ਕੀਤੀ। _(ਉਹ) _ਮਹਾਨ _ਸੂਰਬੀਰ ਯੁੱਧ _ਵਿਚ _ਆਨੰਦਿਤ ਹੋ 
"ਗਿਅਾ।੨੩। 

ਤਦੋਂ ਦੇਵੀ ਨੇ ਹੱਥ _ਵਿਚ _ਬਾਣ ਸੰਭਾਲ ਲਏ ਅਤੇ ਦੁਸ਼ਟ ਦੇ ਸਿਰ ਵਿਚ ਮਾਰ 
ਕੇ ਘਾਇਲ ਕਰ _ਦਿੱਤਾ। ਉਹ _ਭੁਆਟਣੀ ਖਾ ਕੇ 
ਦੇ) ਪ੍ਰਾਣ ਨਿਕਲ _ਗਏ। (ਇੰਜ ਪੁਤੀਤ ਹੋ ਰਿਹਾ ਸੀ) 
ਚੋਟੀ ਟੁਟ ਗਈ _ਹੋਵੇ।੨੪। 

(ਜਦੋਂ) ਦੇਵੀ ਦੇ ਮਾਰੇ ਪਿੰਗਾਛ (ਜਿਹੇ) ਯੋਧੇ _ਡਿਗੇ, ਤਦੋਂ ਹੋਰ ਯੋਧੇ ਸ਼ਸਤ੍ਰ _ਉਲ੍ਹਾਰ 
ਕੇ _(ਯੁੱਧ-ਭੂਮੀ ਵਲ) ਚਲ _ਪਏ। ਤਦੋਂ ਦੇਵੀ ਨੇ ਕ੍ਰੋਧਵਾਨ ਹੋ 
ਓਘ) ਚਲਾਏ _(ਅਤੇ ਸੂਰਬੀਰਾਂ ਨੂੰ) ਪ੍ਰਾਣਾਂ ਤੋਂ _ਸਖਣਾ _ਕਰ _ਕੇ ਯੁੱਧ-ਭੂਮੀ _ਵਿਚ _ਡਿਗਾ 
ਦਿੱਤਾ।੨੫। 
ਚੱਪਲਾਂ 

ਜਿਹੜੇ _ਜਿਹੜੇ ਵੈਰੀ (ਦੈਂਤ) ਸਾਹਮਣੇ ਆਏ, (ਉਨ੍ਹਾਂ) ਸਾਰਿਆਂ ਨੂੰ ਦੇਵੀ ਨੇ ਮਾਰ 
ਸੁਟਿਆ। ਜਦੋਂ ਸਾਰੀ _ (ਵੈਰੀ) ਸੈਨਾ _ਮਾਰ _ਦਿੱਤੀ ਗਈ, _ (ਤਦੋਂ) ਹੰਕਾਰੀ _ਦੈੱਤ-ਰਾਜ 
(ਆਸੁਰੇਸ”) ਕ੍ਰੋਧਿਤ _ਹੋ__ਗਿਆ।੨੬। 

ਤਦ ਭਵਾਨੀ ਨੇ ਆਪ ਯੁੱਧ ਕੀਤਾ ਅਤੇ ਜ਼ੁਣ ਚੁਣ ਕੇ ਕਵਚ-ਧਾਰੀਆਂ 
(ਪਖਰੀਆ”) ਨੂੰ _ਬਾਣਾਂ _ਨਾਲ _ਮਾਰ _ਦਿੱਤਾ। (ਦੇਵੀ ਦੇ) ਮਸਤਕ _ਤੋਂ ਕ੍ਰੋਧ _ਦੀ _ਅਗਨੀ 


ਪ੍ਰਗਟ _ਹੋਈ, _ਜਿਸ _ਵਿਚੋਂ _ਆਪ _ ਕਾਲਕਾ _ਦੇਵੀ _ਨਿਕਲੀ।੨੭। 
੭ਹਭਾਰ ਛੰਦ 


(ਦੇਵੀ ਦੁਰਗਾ ਦੇ) ਮੌਥੇ ਤੋਂ ਨਿਕਲੀ (ਕਾਲਕਾ) _ਦੇ ਮੂੰਹ ਵਿਚੋਂ ਅਗਨੀ _ਨਿਕਲ 
ਰਹੀ ਸੀ। (ਉਸ ਨੇ) ਹਾਥੀਆਂ ਦੇ ਸਵਾਰਾਂ ਨੂੰ ਮਾਰ ਦਿੱਤਾ ਅਤੇ _ਘੋੜਿਆਂ ਦੇ _ਸੁਆਮੀਆਂ 
ਨੂੰ (ਘੋੜਿਆਂ ਤੋਂ) _ਵਿਛੋੜ ਦਿੱਤਾ _(ਅਰਥਾਤ _ ਮਾਰ _ਦਿੱਤਾ)।੨੮। 

(ਯੁੱਧ _ਵਿਚ) ਬਾਣ _ਚਲ ਰਹੇ _ਸਨ, ਤਲਵਾਰਾਂ _ਚਮਕ _ ਰਹੀਆਂ _ਹਨ। _ਬਰਛਿਆਂ 


੮ 


ਦੇ ਵਾਰ ਹੋ ਰਹੇਂ ਸਨ, (ਮਾਨੋ ਸੂਰਮੇ) _ਧਮਾਲ _(ਨਾਚ) _ਪਾ__ਰਹੇ _ਹੋਣ।੨੯। 

(ਦੈਂਤ) _ਨਿਸੰਗ ਹੋ ਕੇ (ਸ਼ਸਤ੍ਰ) _ਚਲਾ _ਰਹੇ _ਸਨ। _(ਉਨ੍ਹਾਂ ਦੇ _ਵਜਣ _ ਨਾਲ) 
ਫੁਲਝੜੀਆਂ _ਪੁਗਟ _ ਹੁੰਦੀਆਂ _ਸਨ। _ ਬੰਦੂਕਾਂ _ਤੋਂ _ਤੜ-ਤੜ _ਦੀ (ਆਵਾਜ਼) _ਲਿਕਲ _ਰਹੀ 
ਸੀ ਅਤੇ (ਗੋਲੀਆਂ _ਵਰ੍ਹਨ ਨਾਲ) _ਕਾੜ-ਕਾੜ _(ਦੀ ਧੁਨ) _ਉਠ _ਰਹੀ _ਹੈ।੩0। 


੧੩੪ 


ਸੀ _ਦਸਮ-ਗ੍ਰੰਥ _ਸਾਹਿਬ 


ਬਰਕੰਤ _ਮਾਇ। _ਭਭਕੰਤ ਘਾਇ। 
ਜੁਝੇ ਜੁਆਣ। ਨਚੇ _ਕਿਕਾਣ। _੩੧। 
ਰੂਆਨਮਲ ਛੱਦਾ 
ਧਾਈਯੋ _ਅਸੁਰੇਂਦੁ ਤਹਿ ਨਿਜ ਕੋਪ ਓਪ _ਬਢਾਇ। 
ਸੰਗ ਲੈ _ਚਤੁਰੰਗ ਸੈਨਾ ਸੁਧ" ਸਸਤੁ _ਨਚਾਇ। 
ਦੇਬਿ ਸਸਤ੍ਰ ਲਗੈ ਗਿਰੈ ਰਣਿ ਰੁਝਿ ਜੁਝਿ ਜੁਆਣ। 
ਪੀਲਰਾਜ _ਫਿਰੇ ਕਹੂੰ ਰਣ _ਸੁਛ਼ ਛੁਛ _ਕਿਕਾਣ। ੩੨। 


ਚੀਰ _ਚਾਮਰ ਪੁੰਜ ਕੁੰਜਰ ਬਾਜ ਰਾਜ _ਅਨੇਕ। 
ਸਸਤ੍ਰ ਅਸਤ _ਸੁਭੇ ਕਹੂੰ ਸਰਦਾਰ ਸੁਆਰ _ਅਨੇਕ। 
ਤੇਗੁ ਤੀਰ ਤੁਫੰਗ ਤਬਰ _ਕੁਹੁਕਬਾਨ ਅਨੰਤ। 
ਬੇਧਿ ਬੇਧਿ ਗਿਰੈ ਬਰਛਿਨ ਸੂਰ ਸੋਭਾਵੰਤ। ੩੩। 


ਗ੍ਰਿਧ ਬ੍ਰਿਧ ਉਡੇ ਤਹਾ ਫਿਕਰੰਤ _ਸੁਆਨ ਸਿਰੰਗਾਲ। 
ਮਤ _ਦੌਤਿ ਸਪਛ _ਪਬੈ _ਕੰਕ _ਬੰਕ _ਰਸਾਲ। 
ਛੁਦੁ ਮੀਨ ਛੁਰੁਧੁਕਾ ਅਰੁ ਚਰਮ _ਕਛਪ _ਅਨੰਤ। 


ਨਕੂ _ਬਕ੍ਰ ਸੁ ਬਰਮ ਸੋਭਿਤ ਸ੍ਰੋਣ ਨੀਰ ਦੁਰੰਤ। ੩੪। 


ਨਵ ਸੂਰ ਨਵਕਾ ਸੇ _ਰਥੀ ਅਤਿ ਰਥੀ ਜਾਨੁ _ਜਹਾਜ। 
ਲਾਦਿ ਲਾਦਿ ਮਨੋ ਚਲੇ ਧਨ ਧੀਰ ਬੀਰ _ਸਲਾਜ। 
ਮੋਲੂ ਬੀਚ ਫਿਰੈ _ਜ਼ੁਕਾਤ ਦਲਾਲ ਖੇਤ _ਖਤੰਗ। 
ਗਾਹਿ _ਗਾਹਿ ਫਿਰੇ ਫਵਜਨਿ _ਝਾਰਿ _ਦਿਰਬ _ਨਿਖੰਗ।੩੫। 


ਅੰਗ ਭੰਗ ਗਿਰੇ ਕਹੂੰ ਬਹੁ ਰੰਗ ਰੈਗਿਤ ਬਸਤ੍ਹ। 
ਚਰਮ _ਬਰਮ ਸੁਭੰ ਕਹੂੰ ਰਣੈ ਸਸਤ੍ਰ ਰੁ _ਅਸਤੁ। 


ਮੁੰਡ ਤੁੰਡ ਧੁਜਾ ਪਤਾਕਾ ਟੂਕ ਟਾਕ ਅਰੇਕ। 
ਜੂਝ ਜੂਝ ਪਰੇ ਸਬੈ _ਅਰਿ ਬਾਚਿਯੋ ਨਹੀ ਏਕ। ੩੬। 


ਕੋਪ ਕੈ ਮਹਿਖੇਸ ਦਾਨੋ _ਧਾਈਯੋ ਤਿਹ _ਕਾਲ। 

ਅਸਤੁ _ਸਸਤ੍ੁ _ਸੰਭਾਰ ਸੂਰੋ ਰੂਪ ਕੈ _ਬਿਕਰਾਲ। 

ਕਾਲ ਪਾਣਿ ਕ੍ਰਿਪਾਣ ਲੈ ਤਿਹ ਮਾਰਿਯੋ _ਤਤਕਾਲ। 
ਜੋਤਿ ਜੋਤਿ ਬਿਖੈ ਮਿਲੀ ਤਜ ਬ੍ਰਹਮਰੈਧ੍ਰਿ ਉਤਾਲ। ੩੭। 


ਚੰਡੀ _ਚਰਿਤ੍ਰ-੨ ੧੩੪ 


ਦੇਵੀ ਮਾਤਾ _ਲਲਕਾਰਦੀ _ਸੀ, ਜ਼ਖਮਾਂ (ਵਿਚੋਂ ਲਹੂ) _ਬਘ-ਬਘ _ਕਰ _ਕੇ _ਨਿਕਲ 
ਰਿਹਾ _ਸੀ। _ ਸੂਰਮੇ _ਲੜ ਰਹੇ ਸਨ, ਘੋੜੇ _ਨਚ ਰਹੇ _ਸਨ।੩੧। 
ਰੂਆਨਲ ਛੱਟ 

ਤਦੋਂ _ਦੈੱਤ ਰਾਜਾ _ਕ੍ਰੋਧਿਤ ਹੋ ਕੇ ਆਪਣੀ ਸ਼ਕਤੀ ਨੂੰ ਵਧਾਉਂਦਾ _ਹੋਇਆ 
ਚਤੁਰੰਗਣੀ ਸੈਨਾ ਨੂੰ ਨਾਲ ਲੈ ਕੇ (ਅਗੇ ਵਧਿਆ ਜਿਸ ਦੇ ਸੈਨਿਕ) ਹਥਿਆਰਾਂ ਨੂੰ ਘੁੰਮਾ 
ਰਹੇ _ਸਨ। (ਉਹ ਸੈਨਿਕ) ਦੇਵੀ ਦੇ ਸ਼ਸਤ੍ਰ _ਲਗਣ _ਨਾਲ _ਰਣ ਵਿਚ ਜੂਝਦੇ ਹੋਏ ਡਿਗ 
ਪਏ _ਸਨ। _ਰਣ ਵਿਚ ਕਿਤੇ _ਗਜ-ਰਾਜ _ਅਤੇ _ਕਿਤੇ ਸੁੰਦਰ ਘੋੜੇ _(ਸਵਾਰਾਂ ਤੋਂ) ਵਿਛੁੰਨੇ 
(ਛੂਛ) _ਫਿਰ _ਰਹੇ _ਸਨ।੩੨। 

(ਯੁੱਧ-ਭੂਮੀ ਵਿਚ ਕਿਤੇ) ਬਸਤ੍ਰ, _ਚੌਰਾਂ ਅਤੇ _ਹਾਥੀਆਂ ਦੇ ਝੁੰਡ _ਅਤੇ _ਅਨੇਕ ਸ੍ਰੇਸ਼ਠ 
ਘੋੜੇ _ਅਤੇ _ਕਿਤੇ _ਅਸਤ੍ਰ-ਸ਼ਸਤ੍ਰਾਂ _ਨਾਲ _ਸਜੇ _ਸਰਦਾਰ _ ਅਤੇ _ਸਵਾਰ _(ਡਿਗੇ 
(ਕਿਤੇ) ਤਲਵਾਰਾਂ, ਤੀਰ, ਬੰਦੂਕਾਂ, ਕੁਹਾੜੇ, (ਸੀਟੀ ਦੀ ਆਵਾਜ਼ _ਕਢਣ 
(ਖਿੰਡੇ) ਪਏ ਸਨ ਅਤੇ ਕਿਤੇ _ਬਰਛਿਆਂ ਨਾਲ ਵਿੰਨ੍ਹੇ ਹੋਏ 
ਰਹੇ _ਸਨ।੩੩। 

ਉਥੇ _(ਯੁੱਧ-ਭੂਮੀ _ਵਿਚ) _ਵਡੀਆਂ _ਵਡੀਆਂ _ਗਿਧਾਂ _ਉਡ _ਰਹੀਆਂ _ਸਨ ਅਤੇ ਕੁੱਤੇ 
ਤੇ ਗਿਦੜ ਬੋਲ _(“ਫਿਕਰੰਤ”) ਰਹੇ _ਸਨ। _(ਡਿਗੇ ਹੋਏ) ਮਸਤ ਹਾਥੀ ਪੱਖਾਂ ਵਾਲੇ ਪਰਬਤਾਂ 
(ਵਰਗੇ ਲਗਦੇ _ਸਨ ਅਤੇ ਉਨ੍ਹਾਂ ਉਤੇ ਬੈਠੇ) ਕਾਂ _ਨੋਕੀਲੀ _ਦਭ _(“ਰਸਾਲ”) (ਜਿਹੇ ਪ੍ਰਤੀਤ 
ਹੁੰਦੇ ਸਨ)। ਛੋਟੀਆਂ _ਛੁਰੀਆਂ ਨਿੱਕੀਆਂ _ਮੇਛੀਆਂ ਜਿਹੀਆਂ _ਸਨ ਅਤੇ ਅਨੰਤ _ਢਾਲਾਂ _ਕੌਛੂਆਂ 
ਵਾਂਗ _ਸਨ। _ਕਵਚ _('ਬਰਮ”) ਭਿਆਨਕ _ ਮਗਰਮੱਛ _ਵਰਗੇ _ਸੋਭ ਰਹੇ __ਸਨ ਅਤੇ _ਲਹੂ 
ਅਥਾਹ _ਪਾਣੀ _ਦੀ _ਨਦੀ ਦੇ ਸਮਾਨ _ਸੀ।੩੪। 

ਨਵੇ (ਨੌਜਵਾਨ) ਸੂਰਮੇ _ਬੇੜੀਆਂ ਜਿਹੇ _ਸਨ ਅਤੇ _ਰਥੀ-ਮਹਾਰਥੀ _ਜਹਾਜ਼ _ਸਨ, 
ਮਾਨੋ ਸੂਰਮੇ _ਲਾਜ _ਰਖਦੇ ਹੋਏ ਧੀਰਜ ਦੇ ਧਨ ਨੂੰ ਲਦ ਲਦ ਕੇ ਜਾ ਰਹੇ ਹੋਣ। ਯੁੱਧ- 
ਭੂਮੀ ਵਿਚ _ਤੀਰ _ਦਲਾਲਾਂ ਵਾਂਗ _ਮੁਲ _ਚੁਕਾਉਣ ਲਈ ਘੁੰਮ ਰਹੇ _ਸਨ। ਫ਼ੌਜਾਂ _(ਯੁੱਧ-ਭੂਮੀ 
ਵਿਚ) _ਤਰਕਸ਼ਾਂ ਤੋਂ _(ਤੀਰਾਂ-ਰੂਪੀ) ਧਨ ਨੂੰ ਚੁਕਾ ਕੇ ਇਧਰ _ਉਧਰ _ਦੌੜੀਆਂ _ਫਿਰ ਰਹੀਆਂ 
ਸਨ।੩੫। 


ਕਰ 
ਬ 4, 
ਜਰ 
ਦੀ 


ਕਿਤੇ _(ਸ਼ਰੀਰਾਂ ਨਾਲੋਂ) ਕਟੇ ਹੋਏ ਅੰਗ _ਡਿਗੇ _ਪਏ ਸਨ, _ਕਿਤੇ _ਬਹੁਰੰਗੀ ਬਸਤ੍ਰ 
(ਪਏ _ਸਨ)। _ਰਣ-ਭੂਮੀ _ਵਿਚ _ਕਿਤੇ _ਢਾਲ, _ਕਵਚ _ਅਤੇ _ਕਿਤੇ _ਅਸਤ੍ਰ-ਸ਼ਸਤੂ _ਪਏ _ਸ਼ੋਭ 
ਰਹੇ _ਸਨ। _ਕਿਤੇ _ਸਿਰ ਮੂੰਹ ਅਤੇ ਕਿਤੇ _ਝੰਡੇ-ਝੰਡੀਆਂ ਟੁਟ-ਫੁਟੇ ਵਖ _ਵਖ ਹੋਏ (ਡਿਗੇ 
ਹੋਏ _ਸਨ)। ਸਾਰੇ ਵੈਰੀ ਲੜ _ਲੜ ਕੇ ਡਿਗੇ ਪਏ ਸਨ ਅਤੇ ਕੋਈ ਇਕ ਵੀ ਬਚਿਆ 


ਨਹੀਂ _ਸੀ।੩੬। 

ਉਸ ਵੇਲੇ ਕ੍ਰੋਧਵਾਨ ਹੋਕੇ ਮਹਿਖਾਸੁਰ ਦੈੱਤ ਨੇ _ਧਾਵਾ _ਕੀਤਾ। ਉਸ ਨੇ _ਅਸਤ੍- 
ਸ਼ਸਤੁ __ਧਾਰਨ ਕਰ ਕੇ ਭਿਆਨਕ ਰੂਪ ਬਣਾ _ਲਿਆ। ਕਾਲੀ ਦੇਵੀ ਨੇ ਹੱਥ ਵਿਚ ਕ੍ਰਿਪਾਨ 
ਨੂੰ ਤੁਰੰਤ ਮਾਰ ਦਿੱਤਾ। (ਦੈਂਤ ਦੀ) ਜੋਤਿ ਉਸ ਦੇ ਦਸਮ-ਦੁਆਰ _('ਬ੍ੁਹਮ- 
ਕੇ ਛੇਤੀ ਨਾਲ _ਪਰਮ ਜੋਤਿ ਵਿਚ _ਵਿਲੀਨ ਹੋ _ਗਈ।੩੭। 


੧੩੫ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਮਹਿਖਾਸੁਰ ਕਹ ਮਾਰ ਕਰਿ ਪੁਫੁਲਤ ਭੀ ਜਗ ਮਾਇ। 
ਤਾ ਦਿਨ ਤੇ ਮਹਿਖੇ ਬਲੈ ਦੇਤ ਜਗਤ ਸੁਖ ਪਾਇ। ੩੮। 
ਤੇ ਸੰ ਲਾਚੇਤਹ _ਨਟਕੇ ਭੰਡ _ਗਭੇਤੁ_ ਅੰਹੇਖਸ਼ੁਰ _ਸ਼ਧਹਾ 
ਪੁਲਨ /ਨ#ਹੱਟੇ _ਨਰਰਨੰਮ ਸਤ ਨਭ# ਸਤ? 5/ 
ਅਥ ਧੂਮਨੈਨ ਜੁਧ ਕਥਨ" 
ਕਾਲਕਾ ਛੱਟ 
ਦੇਵ ਸੂ ਤਬ ਗਾਜੀਯ। ਅਨਹਦ _ਬਾਜੀਯ। 
ਭਈ ਬਧਾਈ। ਸਭ _ਸੁਖਦਾਈ। _੧। ੩੯। 
ਦੁੰਦਭ _ਬਾਜੇ। ਸਭ ਸੁਰ _ਗਾਜੇ। 
ਕਰਤ _ਬਡਾਈ। ਸੁਮਨ ਬੁਖਾਈ। ੨। ੪0। 
ਕੀਨੀ ਬਹੁ __ਅਰਚਾ। ਜਸ ਧੁਨਿ _ਚਰਚਾ। 
ਪਾਇਨ ਲਾਗੇ। ਸਭ ਦੁਖ _ਭਾਗੇ। _੩। ੪੧। 
ਗਾਏ ਜੈ _ਕਰਖਾ। _ਪੁਹਪਨਿ _ਬਰਖਾ। 
ਸੀਸ ਨਿਵਾਏ। ਸਭ ਸੁਖ ਪਾਏ। ੪। ੪੨। 
ਦੰਹਰ” 
ਲੋਪ ਚੈਡਿਕਾ ਜੂ ਭਈ ਦੈ ਦੇਵਨ ਕੋ ਰਾਜੁ। 
ਬਹੁਰ ਸੁੰਭ ਨੈਸੁੰਭ ਦੁਐ ਦੈਤ ਬੜੇ ਸਿਰਤਾਜ। ੫। ੪੩। 


ਚੱਪਣਾ/ 


ਸੁੰਭ ਨਿਸੁੰਭ ਚੜੇ ਲੈ ਕੈ ਦਲ। ਅਰਿ ਅਨੇਕ ਜੀਤੇ ਜਿਨ? ਜਲਿ _ਥਲਿ। 
ਦੇਵ ਰਾਜ ਕੋ ਰਾਜ ਛਿਨਾਵਾ। ਸੇਸਿ ਮੁਕਟ ਮਨਿ ਭੇਟ ਪਠਾਵਾ। ੬। ੪੪। 


ਛੀਨ 


ਲਯੋ _ਅਲਕੇਸ _ਭੰਡਾਰਾ। ਦੇਸ ਦੇਸ ਕੇ ਜੀਤਿ ਨ੍ਰਿਪਾਰਾ। 


ਜਹਾ ਤਹਾ ਕਰ ਦੈਤ ਪਠਾਏ। ਦੇਸ ਬਿਦੇਸ ਜੀਤੇ ਫਿਰ ਆਏ। ੭। ੪੫। 


ਦੰਹਰ” 

ਦੇਵ ਸਬੈ ਤ੍ਰਾਸਤਿ ਭਏ ਮਨ ਮੋ ਕੀਯੋ ਬਿਚਾਰ। 

ਸਰਨ ਭਵਾਨੀ ਕੀ ਸਬੈ _ਭਾਜਿ ਪਰੇ ਨਿਰਧਾਰ। ੮। ੪੬। 
ਨਰ ਛੱ 

ਸੁ ਤ੍ਰਾਸ ਦੇਵ ਭਾਜੀਅੰ। ਬਸੇਖ ਲਾਜ _ਲਾਜੀਅੰ। 

ਬਿਸਿਖ ਕਾਰਮੰ ਕਸੈ। ਸੁ ਦੇਵ ਲੋਕ ਮੋ ਬਸੈ। ੯। ੪੭। 

ਤਬੈ ਪ੍ਰਕੋਪ ਦੇਬਿ ਹੁਐ। ਚਲੀ ਸੁ ਸਸਤ੍ਹ _ਅਸਤੁ ਲੈ। 

ਸੁ ਮੁਦ ਪਾਨਿ ਪਾਨ ਕੈ। ਗਜੀ ਕ੍ਰਿਪਾਨ ਪਾਨਿ ਲੈ। ੧0। ੪੮। 


੧. 


“ਬਰਨਨ' ੨. 


“ਜਨ” 


ਚੰਡੀ _ਚਰਿਤ੍ਰ-੨ ੧੩੫ 


/ਟਲੋ ਹਾੰ ਲਾਝਤ੍ਹ ਨਾਟਕ ਦੇ ਠੰਡੀ ਲਾੰਰਦਹ ਸੰਨ ਦੇ _“#ਹਕਲ਼ਰ-ਲਲ਼” ਨਾਂ 
ਦੇ ਪਹਿਲੇ ਅਧਿਆਇ ਦੀ ਸੁਭ _ਸਮਾਪਤੀ।੧। 
ਹੁਣ ਧੂਮੂ ਨੈਨ ਦੇ ਯੁੱਧ ਦਾ ਕਥਨ 
ਕਾਲਕਾ ਛੱਟ 
ਤਦੋਂ ਦੇਵੀ _ਗਜਣ _ਲਗੀ। _ਲਗਾਤਾਰ _ਵਾਜੇ ਵਜਣ _ਲਗੇ। _ਸਭ ਨੂੰ ਖੁਸ਼ੀ ਦੇਣ 


ਵਾਲੀ _ਵਧਾਈ _ ਹੋਣ _ਲਗੀ।੩੯। _ਧੌਂਸੇ _ਵਜਣ ਲਗੇ _ ਅਤੇ _ ਸਾਰੇ _ਦੇਵਤੇ _ਗਜਣ _ਲਗੇ। 
(ਸਭ _ ਦੇਵੀ ਉਤੇ) ਫੁਲਾਂ _ਦੀ _ ਬਰਖਾ _ਕਰਦੇ ਹੋਏ ਵਡਿਆਈ _ ਕਰਨ _ ਲਗੇ।80। 
(ਉਨ੍ਹਾਂ ਨੇ _ਦੇਵੀ ਦੀ) ਬਹੁਤ ਪੂਜਾ _ਕੀਤੀ _ਅਤੇ _ਯਸ਼-ਗਾਨ _ਕੀਤਾ। _(ਦੇਵੀ ਦੇ) 
ਪੈਰੀਂ ਲਗੇ; (ਫਲਸਰੂਪ ਉਨ੍ਹਾਂ ਦੇ) ਸਾਰੇ ਦੁਖ ਦੂਰ ਹੋ _ਗਏ।੪੧। ਜਿਤ ਦੇ ਛੰਦ (ਕਰਖਾ) 
ਗਾਉਣ _ਲਗੇ ਅਤੇ _ਫੁਲਾਂ ਦੀ _ਬਰਖਾ ਕਰਨ _ਲਗੇ। (ਉਨ੍ਹਾਂ ਨੇ ਦੇਵੀ ਅਗੇ) ਸੀਸ _ਝੁਕਾਏ 
(ਅਤੇ _ਅਜਿਹਾ _ਕਰਕੇ) _ਸਭ _ ਤਰ੍ਹਾਂ ਦੇ _ਸੁਖ ਪ੍ਰਾਪਤ _ਕੀਤੇ।੪੨। 
ਦੰਹਰਨਾ 
ਦੇਵਤਿਆਂ ਨੂੰ ਰਾਜ ਦੇ ਕੇ ਚੰਡਿਕਾ ਜੀ ਲੋਪ ਹੋ _ਗਈ। ਫਿਰ ਸ਼ੁੰਭ-ਨਿਸ਼ੁੰਭ ਨਾਂ 


ਦੇ ਦੋ ਦੈਂਤ ਸ਼ਿਰੋਮਣੀ (ਬਣ _ਕੇ) ਜੋਰ ਪਕੜ _ਗਏ।੪੩। 


ਚੱਪਣਾ/ 

ਸ਼ੁੰਭ ਅਤੇ ਨਿਸ਼ੁੰਭ ਫ਼ੌਜ ਲੈ ਕੇ ਚੜ੍ਹ _ਪਏ ਜਿਨ੍ਹਾਂ ਨੇ ਜਲ ਅਤੇ ਥਲ ਦੇ ਅਨੇਕਾਂ 
ਵੈਰੀਆਂ ਨੂੰ ਜਿਤ _ਲਿਆ। _ ਜਿਨ੍ਹਾਂ ਨੇ ਇੰਦਰ _ਦਾ ਰਾਜ ਖੋਹ _ਲਿਆ (ਅਤੇ ਜਿਨ੍ਹਾਂ ` ਨੂੰ) 
ਸ਼ੇਸ਼ਨਾਗ _ਨੇ _ ਸਿਰ _ਦੀ ਮਣੀ ਭੇਟਾ ਵਜੋਂ _ ਭੇਜੀ।੪8੪। 


(ਜਿਨਾਂ ਨੇ) ਕੁਬੇਰ _(ਅਲਕੇਸ”) _ਦਾ _ਖੁਜ਼ਾਨਾ ਖੋਹ _ਲਿਆ _ਅਤੇ _ਦੇਸ-ਦੇਸਾਂਤਰਾਂ ਦੇ 
ਰਾਜੇ ਜਿਤ _ਲਏ। (ਉਨ੍ਹਾਂ ਨੇ) ਜਿਥੇ ਕਿਥੇ ਦੈਂਤਾਂ ਨੂੰ ਭੇਜਿਆ ਜੋ ਦੇਸਾਂ-ਵਿਦੇਸਾਂ ਨੂੰ ਜਿਤ 
ਕੇ ਪਰਤ _ਆਏ।੪੫। 


ਸਾਰਿਆਂ ਦੇਵਤਿਆਂ ਨੇ _ਭੈ-ਭੀਤ ਹੋਕੇ ਮਨ ਵਿਚ ਵਿਚਾਰ _ਕੀਤਾ। (ਆਖਿਰ) 
ਸਾਰੇ ਨਿਆਸਰੇ ਹੋ ਕੇ ਭਜ ਕੇ ਦੇਵੀ ਦੀ ਸ਼ਰਨ ਵਿਚ ਜਾ ਪਏ।੪੬। 
ਨਰਾਜ _ਛੱਟ 

ਦੇਵਤੇ _ਡਰ _ਨਾਲ _ਭਜ ਰਹੇ _ਸਨ। _ਵਿਸ਼ੇਸ਼ ਰੂਪ _ਵਿਚ _ਲਜਿਤ _ਹੋ ਰਹੇ __ਸਨ। 
ਜ਼ਹਿਰੀਲੇ ਤੀਰਾਂ (“ਬਿਸਿਖ”) ਅਤੇ ਕਮਾਨਾਂ ('ਕਾਰਮੰ”) ਨੂੰ ਕਸੇ 
ਜਾ ਵਸੇ _ਸਨ।੪੭। ਤਦੋਂ ਦੇਵੀ ਬਹੁਤ ਕ੍ਰੋਧਵਾਨ ਹੋਈ _ਅਤੇ _ਅਸਤ੍ਰ-ਸ਼ਸਤੁ _ਲੈ _ਕੇ (ਯੁੱਧ 
ਲਈ) _ਚਲ _ਪਈ। ਖੁਸ਼ੀ ਨਾਲ _ਮਦਿਰਾ ('ਪਾਨਿ”) ਨੂੰ ਪੀ 
ਲੈ ਕੇ ਗਰਜੀ।੪੮। 


੧੩੬ 


ਸੀ _ਦਸਮ-ਗ੍ਰੰਥ _ਸਾਹਿਬ 


ਰਸ਼ਾਵਲ ਛੱਟਾ 
ਸੁਨੀ ਦੇਵ _ਬਾਨੀ। ਚੜੀ ਸਿੰਘ ਰਾਨੀ। 
ਸੁਭੰ ਸਸਤ੍ਰ ਧਾਰੇ। ਸਭੇ ਪਾਪ ਟਾਰੇ। ੧੧। ੪੯। 
ਕਰੋ __ਨਦ ਨਾਦੇ। ਮਹਾ ਮਦ ਮਾਦੋ। 
ਭਯੋ ਸੈਖ ਸੋਰੈ। ਸੁਣਿਯੋ ਚਾਰ ਓਰੈ। ੧੨। ੫0। 


ਉਤੇ ਦੈਤ ਧਾਏ। _ਬਡੀ ਸੈਨ ਲਿਆਏ। 

ਮੁਖੰ ਰਕਤ ਨੈਣੈ। ਥਕੇ ਬੈਕ _ਬੈਣੈ। ੧੩। ੫੧। 

ਚਵੇ ਚਾਰ ਢੂਕੇ। ਮੁਖੰ _ਮਾਰੁ ਕੂਕੇ। 

ਲਏ ਬਾਣ ਪਾਣੈ। ਸੁ ਕਾਤੀ ਕ੍ਰਿਪਾਣੈ। ੧੪। ੫੨। 
ਮੰਡੇ ਮਧ ਜੈਗੇ। ਪ੍ਰਹਾਰੈ ਖਤੈਗੀ। 

ਕਰਉਤੀ _ਕਟਾਰੈ। ਉਠੀ ਸਸਤ੍ਰ _ਝਾਰੋ। _੧੫। ੫੩। 
ਮਹਾ ਬੀਰ _ਢਾਏ। ਸਰੋਘੰ ਚਲਾਏ। 

ਕਰੈ ਬਾਰਿ ਬੈਰੀ। ਫਿਰੇ ਜ੍ ਯੋ _ਗੈਗੈਰੀ। ੧੬। ੫੪। 


ਭੁਸ਼ੰਨਾ ਪੁਯਾਤ ਛੰਦ 


ਉਧਿਤ" ਸਟਾਯੋ _ਉਤੈ ਸਿੰਘ ਧਾਯੋ। _ਇਤੇ _ਸੈਖ ਲੈ ਹਾਥਿ ਦੇਵੀ ਬਜਾਯੋ। 


ਪੁਰੀ ਚਉਦਹੂੰਯ ਰਹਿਯੋ ਨਾਦ ਪੂਰੈ। ਚਮਕਿਯੋ ਮੁਖੰ ਜੁਧ ਕੇ ਮਧਿ ਨੂਰੈ। ੧੭। ਪ੫। 


ਤਬੈ ਧੂਮੂ ਨੈਣੈ ਮਚਿਯੋ ਸਸਤੂ _ਧਾਰੀ। ਲਏ ਸੰਗ ਜੋਧਾ ਬਡੇ ਬੀਰ ਭਾਰੀ। 


ਲਯੋ _ਬਥੇੜਿ ਪਬੈ ਕੀਯੋ ਨਾਦ ਉੱਚੈ। ਸੁਣੇ ਗਰਭਣੀਆਨਿ ਕੇ ਗਰਭ ਮੁਚੈ। ੧੮। ੫੬। 


ਸੁਣਿਯੋ ਨਾਦ ਸੁਵਣੈ ਕੀਯੋ _ਦੇਵਿ ਕੋਪੰ। ਸਜੇ ਚਰਮ _ਬਰਮੰ ਧਰੇ ਸੀਸਿ ਟੋਪੰ। 


ਭਈ ਸਿੰਘ ਸੁਆਰ ਕੀਯੋ ਨਾਦ ਉੱਚੈ। ਸੁਨੇ ਦੀਹ ਦਾਨਵਾਨ ਕੇ ਮਾਨ ਮੁਚੈ। ੧੯। ੫੭। 


ਮਹਾ _ਕੋਪਿ ਦੇਵੀ ਧਸੀ ਸੈਨ ਮਧੰੈ। ਕਰੇ ਬੀਰ ਬੈਕੇ ਤਹਾ ਅਧੁ ਅਧੰ। 


ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਯੋ। ਤਿਨੇ ਫੇਰਿ ਪਾਣੈ ਨ ਬਾਣੈ ਸੈਭਾਰਿਯੋ। ੨0। ੫੮। 


ਜਿਸੈ ਬਾਣ ਮਾਰ੍ਯੋ। ਤਿਸੈ ਮਾਰਿ ਡਾਰ੍ਯੋ। ਜਿਤੈ ਸਿੰਘ ਧਾਯੋ। _ਤਿਤੈ ਸੈਨ ਘਾਯੋ। ੨੧। ੫੯। 
ਜਿਤੈ ਘਾਇ ਡਾਲੇ। _ਤਿਤੈ ਘਾਰਿ ਘਾਲੇ। ਸਮੁਹਿ ਸਤੁ _ਆਯੋ। ਸੁ ਜਾਨੇ ਨ ਪਾਯੋ। ੨੨। ੬0। 


ਰਸ਼ਾਵਲ ਛੰਦ 


ਚੰਡੀ _ਚਰਿਤ੍ਰ-੨ ੧੩੬ 


ਰਸ਼ਾਵਲ ਛੰਟਾ 

ਦੇਵਤਿਆਂ ਦੀ ਗੱਲ ਸੁਣ ਕੇ ਦੇਵੀ ਸ਼ੇਰ ਉਤੇ ਸਵਾਰ ਹੋ ਗਈ। (ਉਸ ਨੇ ਹਰ 
ਤਰ੍ਹਾਂ ਨਾਲ) ਸ਼ੁਭ ਸ਼ਸਤਰਾਂ ਨੂੰ ਧਾਰਨ _ਕਰ ਲਿਆ ਜੋ ਸਭ ਤਰ੍ਹਾਂ ਦੇ ਪਾਪਾਂ ਨੂੰ ਮਿਟਾਉਣ 
ਵਾਲੇ _ਸਨ।੪੯। (ਦੇਵੀ ਨੇ ਹੁਕਮ ਦੇ ਕੇ) ਵਡੇ _ਨਗਾਰਿਆਂ ਤੋ ਨਾਦ ਕਰਵਾਇਆ ਜੋ 
ਬਹੁਤ _ਮਦ-ਮਸਤ ਕਰ _ਦੇਣ ਵਾਲਾ _ਸੀ। (ਉਸ ਵੇਲੇ) ਸੰਖਾਂ ਦਾ ਸ਼ੋਰ ਹੋਇਆ ਜੋ ਚੌਹਾਂ 
ਪਾਸੇ ਸੁਣਿਆਂ ਗਿਆ।੫0। 


ਉਧਰੋਂ _ਬਹੁਤ ਵਡੀ ਸੈਨਾ ਲੈ ਕੇ ਦੈੱਤ ਅਗੇ _ਵਧੇ। _ਉਹ ਲਾਲ ਅੱਖਾਂ ਨਾਲ ਮੂੰਹੋਂ 
ਚੁਭਵੇਂ ਬੋਲ _ਬੋਲਣ _ਲਗੇ।੫੧। _ਚੌਹਾਂ ਪਾਸਿਆਂ ਤੋਂ (ਫੌਜਾਂ) ਨੇੜੇ _ਹੋਈਆਂ _ਅਤੇ (ਸੂਰਬੀਰ) 
ਮੂੰਹੋਂ _ਮਾਰੋ-ਮਾਰੋ ਬੋਲਣ ਲਗੇ। ਉਨ੍ਹਾਂ _ਨੇ ਹੱਥ _ਵਿਚ ਤੀਰ, ਤਲਵਾਰਾਂ ਅਤੇ _ਛੁਰੀਆਂ ਲਈਆਂ 
ਹੋਈਆਂ _ਸਨ।੫੨। 

(ਉਹ) ਜੰਗ ਵਿਚ ਜੁਟ ਗਏ, ਤੀਰਾਂ _ਦੀ ਬਰਖਾ _ਕਰਨ _ਲਗੇ। _ ਤਲਵਾਰਾਂ 
(ਕਰਉਤੀ”), _ਕਟਾਰਾਂ ਆਦਿ _ਸ਼ਸਤ੍ਰਾਂ (ਦੇ _ਵਜਣ ਨਾਲ) _ਫੁਲਝੜੀਆਂ _ਉਠਣ _ ਲਗੀਆਂ।੫੩। 
ਮਹਾ _ ਬਲਵਾਨ _ ਅਗੇ _ਵਧੇ। _ ਬਹੁਤ _ਅਧਿਕ _ਤੀਰ _ਚਲਾਉਣ _ਲਗੇ। _ਵੈਰੀ ਉਤੇ (ਇਸ 
ਤਰ੍ਹਾਂ ਤੀਬਰਤਾ ਨਾਲ) _ਵਾਰ ਕਰਦੇ _ਸਨ ਜਿਵੇਂ _ਜਲ-ਭੌਰਾ _('ਗੰਗੈਰੀ') (ਜਲ _ਵਿਚ _ ਤੇਜ਼ੀ 
ਨਾਲ) ਫਿਰਦਾ _ਹੈ।੫੪। 
ਭੁਸ਼ੰਨਾ ਪੁਯਤ ਛੰਦ 

ਉਧਰ _ਵਾਲਾਂ ਦੇ _ਗੁਛੇ ਵਾਲੀ ਪੂੰਛ _ਉਚੀ _ਕਰ ਕੇ ਸ਼ੇਰ ਅਗੇ ਵਧਿਆ। ਇਧਰ 
ਦੇਵੀ ਨੇ ਹੱਥ ਵਿਚ ਸੰਖ ਲੈ ਕੇ ਵਜਾਇਆ। (ਜਿਸ ਦੀ) ਧੁਨੀ ਚੌਦਾਂ ਲੋਕਾਂ ਵਿਚ ਗੂੰਜਣ 
ਲਗੀ _(ਅਤੇ _ਦੇਵੀ ਦੇ) ਮੁਖ ਵਿਚਲਾ ਨੂਰ _ਯੁੱਧ-ਭੂਮੀ _ਵਿਚ _ ਚਮਕਣ _ ਲਗਾ।੫੫। 


ਤਦੋਂ ਧੂਮੂ ਨੈਣ ਸ਼ਸਤ੍ਰ _ਧਾਰ ਕੇ (ਯੁੱਧ ਲਈ) _ਅਗੇ _ਵਧਿਆ। (ਉਸ ਨੇ) ਆਪਣੇ 
ਵੱਡੇ ਯੋਧੇ ਲਏ ਹੋਏ _ਸਨ। (ਉਸ ਨੇ) ਪਰਬਤ ਨੂੰ ਘੇਰਾ ਪਾ ਕੇ ਉੱਚਾ ਨਾਦ ਕੀਤਾ 
ਨੂੰ ਸੁਣ ਕੇ ਗਰਭਵਤੀ _ ਇਸਤਰੀਆਂ _ਦੇ _ ਗਰਭ-ਪਾਤ _ਹੋ__ ਜਾਂਦੇ _ਸਨ।੫੬। 
ਦੇਵੀ (ਨੇ ਕੰਨਾਂ ਨਾਲ _ਨਾਦ ਸੁਣ ਕੇ) ਬਹੁਤ ਕ੍ਰੋਧਵਾਨ ਹੋਈ ਅਤੇ _ਸਿਰ ਉਤੇ 
ਦਾ) ਟੋਪ ਰਖ ਕੇ ਢਾਲ ਅਤੇ ਕਵਚ ਸਜਾ _ਲਿਆ। (ਉਹ) ਸ਼ੇਰ ਉਤੇ ਸਵਾਰ ਹੋ 
ਗਈ ਅਤੇ _ਉਂਚਾ ਨਾਦ _ਕੀਤਾ (ਜਿਸ ਨੂੰ) ਸੁਣ ਕੇ ਵਡੇ ਵਡੇ ਰਾਖਸ਼ਾਂ ਦੀ ਹੈਂਕੜ ਨਸ਼ਟ 
ਹੌ 


ਦੇਵੀ ਬਹੁਤ ਕ੍ਰੋਧਵਾਨ ਹੋ ਕੇ ਸੈਨਾ ਵਿਚ _ਧਸ ਗਈ ਅਤੇ ਉਥੇ _ਸਜੀਲੇ ਯੋਧਿਆਂ 
ਨੂੰ ਅਧੋ-ਅਧ ਵਢ ਦਿੱਤਾ। ਜਿਸ ਉਤੇ (ਵੀ ਦੇਵੀ ਨੇ) ਭਜ ਕੇ ਤ੍ਰਿਸ਼ੂਲ ਜਾਂ ਸੈਹੱਥੀ ਚਲਾਈ, 
ਉਸ ਨੇ ਫਿਰ ਹੱਥ ਵਿਚ ਬਾਣ ਨੂੰ ਨ ਫੜਿਆ।੫੮। 


ਰਸ਼ਾਵਲ ਛੱਟਾ 

ਜਿਸ _ ਨੂੰ ਵੀ (ਦੇਵੀ ਨੇ) ਬਾਣ ਮਾਰਿਆ, ਉਸ ਨੂੰ ਮਾਰ ਸੁਟਿਆ। ਜਿਧਰ ਵਲ 
ਸ਼ੇਰ ਜਾਂਦਾ ਹੈ, ਉਧਰ ਹੀ ਫ਼ੌਜ ਨਸ਼ਟ ਹੋ ਜਾਂਦੀ ਹੈ।੫੯। ਜਿਤਨੇ ਵੀ (ਦੈਂਤ) ਮਾਰੇ ਗਏ, 
ਉਤਨਿਆਂ ਨੂੰ ੍ 


੧੩੭ ਸ੍ਰੀ _ਦਸਮ-ਗ੍ਰੰਥ _ਸਾਹਿਬ 


ਜਿਤੇ ਜੁਝ ਰੁਝੇ। ਤਿਤੇ ਅੰਤ ਜੁਝੇ। ਜਿਨੈ ਸਸਤ੍ _ਘਾਲੇ। ਤਿਤੇ ਮਾਰ ਡਾਲੇ। ੨੩। ੬੧। 
ਤਬੈ ਮਾਤ ਕਾਲੀ। ਤਪੀ ਤੇਜ ਜੁਵਾਲੀ। ਜਿਸੈ ਘਾਵ ਡਾਰਿਯੋ। ਸੁ _ਸੁਰਗੰ ਸਿਧਾਰਿਯੋ। ੨੪। ੬੨। 
ਘਰੀ ਅਧ ਮਧੈ। ਹਨਿਯੋ ਸੈਨ ਸੁਧੈ। ਹਨਿਯੋ_ਧੂਮੂ ਨੈਣੈ। ਸੁਨਿਯੋ ਦੇਵ ਗੈਣੈ। ੨੫। ੬੩। 


ਦੰਹਰਾ 
ਭਜੀ _ਬਿਰੂਥਨਿ ਦਾਨਵੀ ਗਈ ਭੂਪ ਕੇ _ਪਾਸ। 
ਧੂਮੁਨੈਣ ਕਾਲੀ _ਹਨਿਯੋ __ਭਜੀਯੋ ਸੈਨ _ਨਿਰਾਸ। _੨੬। ੬੪। 


/ਇਤਾ ਸਰਾ _ਲਾਓਦੂ`ਨਾਟਕੇ ਚੰਡ _ਗਰੇਤ੍ਹ ਨੂਨੁਨੰਨ ਬਧਤਾ 
ਦੁਤੀਆ /ਨਆਨੰਣ_ਨੰਘਰਨਨ' ਸਤ _ਨਭਨ ਸਤ ੨/ 
ਅਥ ਚੰਡ ਮੁੰਡ ਜੁਧ ਕਥਨੰ 
ਦੰਹਰ” 

ਇਹ ਬਿਧ ਦੈਤ ਸੰਘਾਰ ਕਰ _ਧਵਲਾ ਚਲੀ _ਅਵਾਸ। 
ਜੋ ਯਹ ਕਥਾ ਪੜੈ ਸੁਨੈ ਰਿਧਿ ਸਿਧਿ ਗ੍ਰਿਹਿ ਤਾਸ। ੧। ੬੫। 


ਚੱਪਲ? 
ਧੂਮ੍ੁਨੈਣ ਜਬ ਸੁਣੇ ਸੰਘਾਰੇ। ਚੰਡ ਮੁੰਡ ਤਬ ਭੂਪਿ ਹਕਾਰੇ। 
ਬਹੁ ਬਿਧਿ ਕਰ ਪਠਏ ਸਨਮਾਨਾ। ਹੈ ਗੈ ਪਤਿ ਦੀਏ ਰਥ ਨਾਨਾ। ੨। ੬੬। 


ਪ੍ਰਿਥਮ ਨਿਰਖਿ ਦੇਬੀਅਹਿ ਜੇ ਆਏ। ਤੇ ਧਵਲਾ _ਗਿਰਿ ਓਰਿ ਪਠਾਏ। 
ਤਿਨ ਕੀ ਤਨਿਕ _ਭਨਕ ਸੁਨਿ ਪਾਈ। _ਨਿਸਿਰੀ ਸਸਤ੍ਰ ਅਸਤ ਲੈ ਮਾਈ। ੩। ੬੭। 


ਰੁਆਲ ਛੱਟ 
ਸਾਜਿ ਚਲੇ ਤਹਾ ਰਣਿ ਰਾਛਸੇਂਦੂ _ਅਨੇਕ। 
ਮੁੰਡਿਤ ਮੁੰਡਿਤੇਕ ਜਟਾ ਧਰੇ ਸੁ _ਅਰੇਕ। 
ਓਪੰ ਦੈ ਸਬੈ ਕਰਿ ਸਸਤ੍ਰ ਅਸਤ ਨਚਾਇ। 
ਧਾਇ ਕਰੈ ਪ੍ਰਹਾਰਨ ਤਿਛ ਤੇਗ ਕੰਪਾਇ। ੪। ੬੮। 


ਜੇ ਤੈਂ ਕਤ 


ਚੰਡੀ _ਚਰਿਤ੍ਰ-੨ ੧੩੭ 


ਜਿਤਨੇ ਵੀ ਯੁੱਧ _ਵਿਚ ਲਗੇ, _ਉਹ ਸਾਰੇ _ਅੰਤ _ਵਿਚ ਮਾਰੇ _ਗਏ। _ਜਿਤਨਿਆਂ ਨੇ 
ਵੀ ਸ਼ਸਤਰ _ਫੜੇ _ਹੋਏ ਸਨ, _ਉਤਨਿਆਂ ਨੂੰ ਹੀ (ਦੇਵੀ ਨੇ) ਮਾਰ _ਦਿੱਤਾ।੬੧। ਤਦੋਂ ਕਾਲੀ 
ਮਾਤਾ _ਅਗਨੀ _ਦੇ ਤੇਜ _ਵਾਂਗ _ਤਪ _ਉਠੀ। _ਜਿਸ ਨੂੰ (ਉਸ ਨੇ) ਘਾਇਲ _ਕੀਤਾ, _ਉਹ 


ਸੁਅਰਗ _ਸਿਧਾਰ _ਗਿਆ।੬੨। (ਦੈਂਤਾਂ ਦੀ) ਸਾਰੀ ਸੈਨਾ ਨੂੰ ਅੱਧੀ ਘੜੀ ਵਿਚ ਮਾਰ ਦਿੱਤਾ। 
ਧੂਮੂ ਨੈਣ ਨੂੰ ਮਾਰ _ਦਿੱਤਾ। _(ਇਹ _ਗੌਲ) ਦੇਵਤਿਆਂ ਨੇ ਆਕਾਸ਼ _ਵਿਚ _ਸੁਣੀ।੬੩। 
ਦੰਹਰਾ 
ਦੈਂਤਾਂ ਦੀ ਫ਼ੌਜ ('ਬਿਰੂਥਨਿ”) ਭਜ ਕੇ (ਆਪਣੇ) ਰਾਜੇ ਕੋਲ ਗਈ (ਅਤੇ ਜਾ ਕੇ 
ਕਹਿਣ ਲਗੀ ਕਿ) ਕਾਲੀ ਨੇ ਧੂਮੂ ਨੈਣ ਨੂੰ ਮਾਰ ਦਿੱਤਾ ਹੈ ਅਤੇ (ਸਾਡੀ) ਸੈਨਾ ਨਿਰਾਸ 
ਹੋ ਕੇ ਭਜ ਆਈ ਹੈ।੬੪। 
ਥੇ ਨ ਯਰਤੂ_ਨਟਕਾ ਦੇ ਜੰਡ-ਗਰੇਤੂ ਪੁਸੰਨਾ ਦੇ ਹੂਨੁਨੌਣ ਕਹ” 
ਨਾਂ ਵਾਲ਼ੇ ਦੂਲੇ ਆਹ%॥ਟ ਦੀ ਲਭ _ਗ਼ਪਤੰ/>/ 
ਹੁਣ ਚੰਡ ਅਤੇ ਮੁੰਡ ਦੇ ਯੁੱਧ ਦਾ ਕਥਨ 
ਦੰਹਰਾ 
ਇਸ ਤਰ੍ਹਾਂ ਦੈਂਤਾਂ ਨੂੰ ਮਾਰ _ਕੇ ਦੁਰਗਾ _ਆਪਣੇਂ _ਨਿਵਾਸ ਨੂੰ ਚਲੀ _ਗਈ। 
(ਵਿਅਕਤੀ) ਇਸ _ਕਥਾ ਨੂੰ ਪੜ੍ਹੇ ਜਾਂ _ਸੁਣੇਗਾ, ਉਸ ਦੇ _ਘਰ _ਵਿਚ _ਰਿੱਧੀਆਂ-ਸਿੱਧੀਆਂ 
ਪ੍ਰਾਪਤੀ _ ਹੋਂ ਵੇਗੀ।੬੫। 


ਪ੍ਰ ੨ 


ਚੱਪਲ? 

(ਸੁੰਭ ਨੇ) ਜਦੋਂ ਧੂਮੁਨੈਣ ਦੇ ਮਾਰੇ ਜਾਣ ਬਾਰੇ ਸੁਣਿਆ ਤਾਂ ਰਾਜੇ ਨੇ ਚੰਡ ਅਤੇ 
ਮੁੰਡ ਨੂੰ (ਯੁੱਧ ਲਈ) _ਬੁਲਾਇਆ। (ਉਨ੍ਹਾਂ ਦਾ) ਬਹੁਤ ਤਰ੍ਹਾਂ ਨਾਲ ਸਨਮਾਨ _ਕਰਕੇ ਘੋੜਿਆਂ, 
ਹਾਥੀਆਂ _ਅਤੇ _ ਅਨੇਕ _ਤਰ੍ਹਾਂ ਦੇ _ਰਥਾਂ ਨਾਲ _ਸੁਸਜਿਤ _ ਕੀਤਾ।੬੬। 

ਜਿਹੜੇ ਪਹਿਲਾਂ ਦੇਵੀ ਨੂੰ ਵੇਖ ਆਏ ਸਨ, ਉਨ੍ਹਾਂ ਨੂੰ ਕੈਲਾਸ਼ ਪਰਬਤ _ਵਲ (ਸਥਿਤੀ 


ਹ 


ਬਾਰੇ ਜਾਣਕਾਰੀ ਹਾਸਲ _ਕਰਨ ਲਈ) _ਭੇਜਿਆ। _ ਉਨ੍ਹਾਂ `ਦੇ (ਆਉਣ _ਦੀ) _ਮਾੜੀ ਜਿਨੀ 


ਕ੍ਰੋਧਵਾਨ ਹੋਏ ਦਾਨਵ (ਇਸ) ਅਜੀਬ _(ਕੌਤਕ) ਨੂੰ 


੧੩੮ 


ਸੀ _ਦਸਮ-ਗ੍ਰੰਥ _ਸਾਹਿਬ 


ਰੇਲਿ ਰੇਲਿ ਚਲੇ ਹਏਂਦੂਨ ਪੇਲਿ ਪੇਲਿ ਗਜੇਂਦੂ। 
ਝੇਲਿ ਝੇਲਿ ਅਨੰਤ ਆਯੁਧ _ਹੇਲਿ ਹੇਲਿ ਰਿਪੇੱਦੂ। 
ਗਾਹਿ _ਗਾਹਿ ਫਿਰੇ ਫਵਜਨ _ਬਾਹਿ _ਬਾਹਿ _ਖਤੰਗ। 
ਅੰਗ ਭੰਗ ਗਿਰੇ ਕਹੂੰ ਰਣਿ ਰੰਗ ਸੂਰ ਉਤੰਗ। ੬। ੭0। 


ਝਾਰਿ ਝਾਰਿ ਫਿਰੇ ਸਰੋਤਮ ਡਾਰਿ ਝਾਰਿ ਕ੍ਰਿਪਾਨ। 
ਸੈਲ ਸੇ ਰਣਿ ਪੁੰਜ ਕੁੰਜਰ ਸੂਰ ਸੀਸ ਬਖਾਨ। 
ਬਕ੍ਰ ਨਕ ਭੁਜਾ ਸੁ ਸੋਭਿਤ ਚਕ ਸੇ ਰਥ ਚਗੂ। 


ਸਜਿ 
ਬਜਿ _ਸਬਜ _ਬਾਜਨ _ਭਜਿ _ਭਜਿ ਹਏਂਦੂ। 

ਮਾਰ ਪੁਕਾਰ ਕੈ ਹਥੀਆਰ ਹਾਥਿ ਸੰਭਾਰ। 

ਧਾਇ ਪਰੇ ਨਿਸਾਚ ਬਾਇ ਸੰਖ ਅਪਾਰ। ੮। ੭੨। 
ਗੋਯਮੰ _ਗਜੀਯ _ਅਰੁ _ਸਜੀਯੰ _ਰਿਪੁਰਾਜ। 

ਭਾਜਿ ਚਲੇ ਕਿਤੇ ਤਜਿ ਲਾਜ ਬੀਰ _ਨਿਲਾਜ। 
ਭੀਮ ਭੇਰੀ ਭੁੰਕੀਅੰ ਅਰੁ ਧੁੰਕੀਅੰ ਸੁ _ਨਿਸਾਣ। 

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਗਦਾਣ। ੯। ੭੩। 


ਉਤ 
ਹੈ 
ਕੋ 
ਕੈ 
ਕੈ 
ਕੈ 


ਕੀ ਜ 
ਫਂ 
ਤਰ 4 
ਨ 
3 
ਜਰ 
ਹੂ 


ਕਾਟਿ ਕਾਟਿ ਦਏ ਕਪਾਲੀ _ਬਾਟਿ _ਬਾਟਿ ਦਿਸਾਨ। 
ਡਾਟਿ ਡਾਟਿ ਕਰਿ ਦਲੈ ਸੁਰ ਪਗੂ ਪਬ _ਪਿਸਾਨ। ੧੧ ੭੫। 


ਧਾਇ ਧਾਇ ਸੰਘਾਰੀਅੰ ਰਿਪੁ ਰਾਜ ਬਾਜ _ਅਨੰਤ। 
ਸੋਣ ਕੀ ਸਰਤਾ ਉਠੀ ਰਣ ਮਧਿ ਰੂਪ ਦੁਰੰਤ। 
ਬਾਣ ਅਉਰ _ਕਮਾਣ ਸੈਹਥੀ ਸੂਲ _ਤਿਛੁ _ਕੁਠਾਰ। 
ਚੰਡ ਮੁੰਡ ਹਣੇ ਦੋਊ ਕਰਿ ਕੋਪ ਕਾਲਿ ਕ੍ਵਾਰ। ੧੨। ੭੬। 


ਚੰਡੀ _ਚਰਿਤ੍ਰ-੨ ੧੩੮ 
ਘੋੜ-ਚੜ੍ਹੇ _ਸੈਨਾ-ਨਾਇਕ (ਘੋੜਿਆਂ ਨੂੰ) ਅਗੇ _ਵਧਾ-ਵਧਾ _ਕੇ _ਚਲ ਰਹੇ _ਸਨ ਅਤੇ 
ਹਾਥੀ-ਚੜ੍ਹੇ _ਸੈਨਾਪਤੀ (ਹਾਥੀਆਂ ਨੂੰ) ਅਗੇ ਨੂੰ ਠੇਲ੍ਹ ਰਹੇ _ਸਨ। ਅਨੰਤ _ਸ਼ਸਤ੍ਰਾਂ (ਦੀ _ਮਾਰ 
ਨੂੰ) ਝਲਦੇ ਹੋਏ ਵੈਰੀਆਂ ਦੇ _ਸੈਨਾਪਤੀ ਹੱਲੇ ਤੇ ਹੱਲਾ ਬੋਲਦੇ _ਸਨ। _(ਉਹ _ਹਾਥੀ ਅਤੇ 
ਘੋੜ-ਚੜ੍ਹੇ) ਫ਼ੌਜਾਂ ਨੂੰ ਗਾਹ _ਗਾਹ _ਕੇ _ਹੱਥਾ _ਨਾਲ _ਤੀਰ ਚਲਾਉਂਦੇ _ਸਨ। _ਕਈ ਸ੍ਰੇਸ਼ਠ ਸੂਰਮੇ 
ਅੰਗ _ਕਟਵਾ _ਕੇ __ਰਣ-ਭੂਮੀ _ਵਿਚ _ਡਿਗੇ _ਪਏ _ ਸਨ।੭0। 
ਉਤਮ _ਕਿਸਮ ਦੇ ਤੀਰਾਂ _ਨਾਲ _(ਵੈਰੀ ਸੈਨਿਕਾਂ ਨੂੰ) _ਝਾੜਦੇ _ਫਿਰਦੇ _ਸਨ, _ਕਿਤੇ 
ਕ੍ਰਿਪਾਨਾਂ ਨਾਲ (ਇਕ ਦੂਜੇ ਨੂੰ) ਝਾੜ ਕੇ ਸੁਟ ਰਹੇ ਸਨ। (ਰਣ-ਭੂਮੀ ਦੇ ਦ੍ਰਿਸ਼ ਦਾ ਰੂਪਕ 
ਦੁਆਰਾ ਵਰਣਨ ਕਰਦਿਆਂ ਕਵੀ ਲਿਖਦਾ ਹੈ ਕਿ) ਰਣ ਵਿਚ ਹਾਥੀਆਂ ਦਾ ਝੁੰਡ ਪਰਬਤ 
ਹਨ ਅਤੇ ਸੂਰਮਿਆਂ ਦੇ _ਸਿਰ ਪੱਥਰ _ਹਨ। _ਵਿੰਗੀਆਂ _ਬਾਂਹਵਾਂ _ਮਗਰਮੌਛ _ਹਨ ਅਤੇ _ਰੱਥਾਂ 
ਦੇ _ਗੋਲਾਕਾਰ _ਪਹੀਏ _ਕਛੂਏ _ਸੋਭ _ਰਹੇ __ਹਨ। _ਕੇਸ _ਅਤੇ ਫੰਧੇ ਕਾਈ ਜਿਹੇ ਦਿਖ _ਰਹੇ 


ਹਨ। ਹੱਡੀਆਂ ਦਾ ਚੂਰਾ _ਹੀ ਰੇਤ _ਹੈ।੭੧। 
ਹਾਥੀਆਂ ਉਤੇ ਸਵਾਰ _ਸੈਨਾਪਤੀ ਹਥਿਆਰਾਂ ਨੁੰ ਸਜਾ ਸਜਾ ਕੇ ਗਜ ਵਜ ਕੇ 


ਚਲ 
ਰਹੇ _ਹਨ। _ਵਾਜਿਆਂ ਨੂੰ ਵਜਾਉਂਦੇ ਹੋਏ, _ਘੋੜ-ਚੜ੍ਹੇ _ਸੈਨਾਪਤੀ ਘੋੜਿਆਂ ਨੂੰ _ਭਜਾਈ ਜਾ 
ਰਾਖਸ਼ ਸੰਖ 


ਵਜਾਉਂਦੇ ਹੋਏ ਭਜ _ਭਜ ਕੇ ਪੁਹਾਰ ਕਰਦੇ _ਹਨ।੭੨। 

ਸੰਖ _ਅਤੇ _ਰਣ-ਸਿੰਘੇ _('ਗੋਯਮੰ”) ਗਰਜ ਰਹੇ ਹਨ ਤੇ ਵੈਰੀਆਂ ਦੇ ਰਾਜੇ ਸਜ ਰਹੇ 
ਹਨ। ਕਿਤਨੇ _ਵੀਰ-ਯੋਧਾ _ਲਾਜ ਛਡ ਕੇ _ਨਿਰਲੱਜ ਹੋਏ ਭਜੇ ਫਿਰਦੇ _ਹਨ। ਵੱਡੀਆਂ _ਭੇਰੀਆਂ 
ਵਜ ਰਹੀਆਂ ਹਨ ਅਤੇ ਧੌੱਸੇ_ਧੁੱਕ ਧੁੱਕ ਕਰ ਰਹੇ ਹਨ। (ਵੀਰ ਸੈਨਿਕ) ਫ਼ੌਜਾਂ ਨੂੰ ਗਾਹਉਂਦੇ 
ਅਤੇ _ (ਆਪਣੀਆਂ) _ਗਦਾਵਾਂ ਨੂੰ ਚਲਾਉਂਦੇ ਫਿਰਦੇ _ਹਨ।੭੩। 


ਹਨ 
ਵੀਰ ਯੋਧੇ (ਯੁੱਧ _ਕਰਨ ਲਈ) _ਗਾਨੇ ਬੰਨ੍ਹਦੇ ਹਨ _ਅਤੇ _ਅਪੌਂਛਰਾਵਾਂ (ਉਨ੍ਹਾਂ ਦੇ) 
ਵਿਚ _ਤੇਲ _ਝਸਦੀਆਂ _ਹਨ। _ਹੂਰਾਂ-ਪਰੀਆਂ ਉਨ੍ਹਾਂ ਦੇ _ਸਿਰਾਂ _ਵਿਚ _ਫੁਲੇਲ ਪਾ ਪਾ 
ਵਰਦੀਆਂ _ਹਨ। (ਉਨ੍ਹਾਂ ` ਨੂੰ) _ਵਿਮਾਨਾਂ ਵਿਚ ਬਿਠਾ ਕੇ _(ਸੁਅਰਗ 
ਅਤੇ _ਉਹ _ਵੀਰ-ਯੋਧੇ _ਵਿਮਾਨਾਂ ਵਿਚੋਂ _ਬਾਰ _ਬਾਰ _ਕੁਦ _ਕੁਦ 
ਨੂੰ _ਝਾਗ _ਝਾਗ _(ਕੇ _ਅਗੇ _ਵਧਦੇ _ਹਨ)।੭੪। 

ਵੀਰ-ਯੋਧੇ ਲਲਕਾਰ _ਕੇ ਉਥੇ ਯੁੱਧ _ਵਿਚ _ਰੀਝ _ਰੀਝ _ਕੇ ਲੜਦੇ _ਹਨ ਜਿਨ੍ਹਾਂ ਨੇ 
ਕਈ ਵਾਰ ਇੰਦਰ ਅਤੇ _ਉਪੇਂਦਰ ਨੂੰ ਜਿਤ _ਲਿਆ ਹੈ (ਅਤੇ ਆਪਣੇ ਸਿਰ) ਕਟ ਕਟ 
ਦੇ ਕਪਾਲੀ (ਸ਼ਿਵ) ਨੂੰ ਭੇਟ ਕੀਤੇ ਹਨ (ਅਤੇ ਉਸ ਨੇ ਅਗੋਂ) ਦਸਾਂ ਦਿਸ਼ਾਵਾਂ ਵਿਚ ਵੰਡ 
ਦਿੱਤੇ ਹਨ। _(ਇਨ੍ਹਾਂ ਦੈਂਤ ਸੂਰਮਿਆਂ ਨੇ) ਦੇਵਤਿਆਂ ਦੇ ਦਲਾਂ ਨੂੰ ਡਾਂਟ ਡਾਂਟ ਕੇ ਪੈਰਾਂ ਨਾਲ 
ਪਰਬਤ _ ਵਾਂਗ _ ਪੀਸ _ ਦਿੱਤਾ _ਹੈ।੭੫। 

ਵੈਰੀ ਭਜ ਭਜ ਕੇ ਵੈਰੀ ਰਾਜੇ ਦੇ ਅਨੇਕਾਂ ਘੋੜਿਆਂ ਨੂੰ _ਸੰਘਾਰ ਰਹੇ _ਹਨ। _ਰਣ- 


ਭੂਮੀ `ਵਿਚ ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਚਲ _ਪਈ_ਹੈ (ਜਿਸ ਵਿਚ) 
ਬਾਣ, _ਕਮਾਨ, _ਸੈਹੱਥੀ, ਤ੍ਰਿਸ਼ੂਲ _ਅਤੇ _ਤਿਖੇ _ਕੁਹਾੜੇ (ਰੁੜ੍ਹ _ਜਾ ਰਹੇ _ਹਨ)। ਕਾਲੀ ਨੇ 


ਕਰੋਧਵਾਨ ਹੋ ਕੇ ਤਲਵਾਰ _ਨਾਲ _ਚੰਡ _ਅਤੇ _ਮੁੰਡ ਦੋਹਾਂ ਦੈਂਤਾਂ ਨੂੰ ਮਾਰ _ਦਿੱਤਾ _ਹੈ।੭੬। 


੧੩੮੯ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਚੰਡ ਮੁੰਡ ਮਾਰੇ ਦੋਊ ਕਾਲੀ ਕੋਪਿ ਕ੍ੁਵਾਰਿ। 
ਅਉਰ _ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ। ੧੩। ੭੭। 
ਇਤ 2 ਲੰਚਿਤੂ ਨਟਕੇ ਚੰਡ ਗੜ੍ਹ ਭੰਡ ਨੰਡ _ਲਯਹ 
/ਤੁਤਯਂ ਆਣ .ਰਨਨਨ ਗਤ ਸਭਨ _ਸਤ/ _=/ 
ਅਥ ਰਕਤ _ਬੀਰਜ ਜੁਧ ਕਥਨੰ 
ਡਰਨਾ 
ਸੁਨੀ ਭੂਪ ਇਮ ਗਾਥ ਚੰਡ ਮੁੰਡ ਕਾਲੀ ਹਨੇ। 
ਬੈਠ ਭ੍ਰਾਤ ਸੋ ਭ੍ਰਾਤ ਮੌਤ ਕਰਤ ਇਹ ਬਿਧਿ ਭਏ। ੧। ੭੮। 
ਚੱਪਣਾ 
ਰਕਤਬੀਜ _ਤਪ _ਗੂਪਿ ਬੁਲਾਯੋ। ਅਮਿਤ _ਦਰਬੁ ਦੇ ਤਹਾ ਪਠਾਯੋ। 
ਬਹੁ ਬਿਧਿ ਦਈ ਬਿਰੂਥਨ ਸੰਗਾ। ਹੈ _ਗੈ ਰਥ ਪੈਦਲ ਚਤੁਰੰਗਾ। ੨। ੭੯। 
ਰਕਤਬੀਜ ਦੈ _ਚਲਿਯੋ _ਨਗਾਰਾ। ਦੇਵ ਲੋਗ ਲਉ ਸੁਨੀ ਪੁਕਾਰਾ। 
ਕੰਪੀ ਭੂਮਿ ਗਗਨ _ਥਹਰਾਨਾ। _ਦੇਵਨ ਜੁਤਿ ਦਿਵਰਾਜ ਡਰਾਨਾ। ੩। ੮0। 
ਧਵਲਾ _ਗਿਰਿ ਕੇ ਜਬ ਤਟ ਆਇ। ਦੁੰਦਭਿ ਢੋਲ ਮ੍ਰਿਦੰਗ _ਬਜਾਏ। 
ਜਬ ਹੀ ਸੁਨਾ _ਕੁਲਾਹਲ ਕਾਨਾ। ਉਤਰੀ ਸਸਤ੍ਰ _ਅਸਤੁ ਲੈ ਨਾਨਾ। ੪। ੮੧। 
ਛਹਬਰ ਲਾਇ _ਬਰਖੀਯੰ _ਬਾਣੰ। ਬਾਜ ਰਾਜ ਅਰੁ _ਗਿਰੇ _ਕਿਕਾਣੈ। 
ਢਹਿ ਢਹਿ ਪਰੇ ਸੁਭਟ ਸਿਰਦਾਰਾ। ਜਨੁ ਕਰ ਕਟੈ ਬਿਰਛ ਸੰਗ ਆਰਾ। ੫। ੮੨। 


ਜੇ ਜੇ ਸਤ੍ਰ ਸਾਮੁਹੇ ਭਏ। ਬਹੁਰ ਜੀਅਤ ਗ੍ਰਿਹ ਕੇ ਨਹੀ ਗਏ। 
ਜਿਹ ਪਰ ਪਰਤ ਭਈ ਤਰਵਾਰਾ। ਇਕਿ ਇਕਿ ਤੇ ਭਏ ਦੋ ਦੋ ਚਾਰਾ। ੬। ੮੩। 


ਭੁਸ਼ੰਨਾ ਪੁਯਤ ਛੰਦ 


ਝਿਮੀ ਤੇਜ ਤੇਗੈ ਸੁਰੋਸੈ ਪੁਹਾਰੈ। _ਖਿਮੀ ਦਾਮਿਨੀ ਜਾਣ ਭਾਦੋ ਮਝਾਰੋ। 
ਉਦੇ ਨਦ ਨਾਦੰ ਕੜਕੇ _ਕਮਾਣੈ। ਮਚਿਯੋ ਲੋਹ ਕ੍ਰੋਹੈ ਅਭੂਤੇ _.ਭਯਾਣੈ। ੭। ੮੪। 


ਬਜੇ _ਭੇਰਿ ਭੇਰੀ ਜੁਝਾਰੇ ਝਠੰਕੇ। ਪਰੀ ਕੁਟ ਕੁਟੈ ਲਗੇ ਧੀਰ ਧਕੇ। 
ਚਵੀ _ਚਾਵਡੀਘ ਨਫੀਰੇ ਰਣੈਕੇ। ਮਨੋਂ _ਬਿਚਰੈ ਬਾਘ ਬੈਕੇ ਬਬਕੋ। ੮। ੮੫। 


ਉਤੇ ਕੋਪੀਯੰ ਸ੍ਰੋਣਬਿੰਦੇ ਸੁ ਬੀਰੈ। ਪ੍ਰਹਾਰੇ ਭਲੀ ਭਾਤਿ ਸੋ _ਆਨਿ ਤੀਰੈ। 
ਉਤੇ ਦਉਰ ਦੇਵੀ ਕਰਿਯੋ ਖਗ_ਪਾਤੰ। _ਗਰਿਯੋ_ਮੂਰਛਾ ਹੁਐ ਭਯੋ ਜਾਨੁ _ਘਾਤੰ। ੯। ੮੬। 


ਚੰਡੀ _ਚਰਿਤ੍ਰ-੨ ੧੩੯ 


ਦੰਹਰ” 
ਕਾਲੀ ਨੇ ਕ੍ਰੋਧਿਤ ਹੋਕੇ ਤਲਵਾਰ _ਨਾਲ _ਚੰਡ ਅਤੇ ਮੁੰਡ ਦੋਹਾਂ ਨੂੰ ਮਾਰ ਦਿੱਤਾ। 
ਹੋਰ ਜਿੰਨੀ _ਵੀ (ਦੈਂਤ) ਸੈਨਾ ਸੀ, _(ਉਸ ਨੂੰ) ਛਿਣ ਭਰ ਵਿਚ ਮਾਰ ਮੁਕਾਇਆ।੭੭। 
#ਥੋ ਸੰ ਲਤ ਨਾਟਕ ਦੇ ਚੰਡੀ ਗਾਹੇੜੂ _ਪੂਸੰਨਾ /ਵੋਚ _'ਚੰਡ-ਨੰਡ ਬਧ” 
ਨਾਂ ਦੇ ਤਲੇ %ਨ%ਆ/ਏ ਦੀ ਲਭ _੫੩ਤੰ/=੩/ 
ਹੁਣ ਰਕਤ-ਬੀਜ ਦੇ ਯੁੱਧ ਦਾ ਕਥਨ 
ਸਰਨਾ 
ਜਦ ਦੈੱਤ-ਰਾਜ ਨੇ ਇਹ ਗੱਲ ਸੁਣੀ ਕਿ ਕਾਲੀ ਨੇ ਚੰਡ ਅਤੇ ਮੁੰਡ ਨੂੰ ਮਾਰ ਦਿੱਤਾ 
ਹੈ (ਤਾਂ) ਦੋਹਾਂ ਭਰਾਵਾਂ ਨੇ _ਬੈਠ _ਕੇ _ਇਸ ਤਰ੍ਹਾਂ ਸਲਾਹ _ਕੀਤੀ।੭੮। 
ਚੱਪਣ/ 


ਤਦ ਰਾਜੇ _ਨੇ (ਆਪਣੇ ਕੋਲ) _ਰਕਤ-ਬੀਜ ਨੂੰ _ਬੁਲਾਇਆ। _ਬਹੁਤ _ਧਨ ਦੇ ਕੇ 
ਉਸ ਨੂੰ ਭੇਜ ਦਿੱਤਾ। ਉਸ ਨੂੰ ਬਹੁਤ ਤਰ੍ਹਾਂ ਦੀ ਸੈਨਾ _(“ਬਿਰੂਥਨ”) ਵੀ ਨਾਲ ਦਿੱਤੀ ਜੋ 
ਘੋੜੇ, _ਹਾਥੀ, _ਰਥ _ ਅਤੇ ਪੈਦਲ ਚਾਰ ਪ੍ਰਕਾਰ _ਦੀ _ਸੀ।੭੯। 

ਰਕਤ-ਬੀਜ _ਨਗਾਰਾ _ਵਜਾ _ਕੇ _ਚਲਿਆ _ (ਜਿਸ _ਦੀ) ਆਵਾਜ਼ _ਦੇਵ ਲੋਕ _ਤਕ 
ਸੁਣੀ _ਗਈ। _ਧਰਤੀ ਕੰਬ _ਗਈ _ ਅਤੇ _ ਆਕਾਸ਼ _ਥਰਕਣ _ਲਗ _ਗਿਆ। ਦੇਵਤਿਆਂ ਸਮੇਤ 


ਇੰਦਰ ਵੀ ਡਰ _ਗਿਆ।੮0। 

ਜਦੋਂ (ਉਹ ਦੈੱਤ) ਕੈਲਾਸ਼ ਪਰਬਤ ਦੇ ਨੇੜੇ ਆਏ (ਤਦੋਂ) ਧੌਂਸੇ, ਢੋਲ ਅਤੇ ਮਿਰਿਦੰਗ 
ਵਜਾ ਦਿੱਤੇ। ਜਿਉਂ ਹੀ (ਦੇਵੀ ਨੇ) ਉਨ੍ਹਾਂ ਦਾ ਰੌਲਾ ਕੰਨਾਂ ਨਾਲ ਸੁਣਿਆ (ਤਿਉਂ ਹੀ ਦੇਵੀ) 
ਅਨੇਕ _ਤਰ੍ਹਾਂ ਦੇ ਅਸਤ _ਅਤੇ _ਸ਼ਸਤੁ _ਲੈ _ਕੇ _(ਪਰਬਤ _ਤੋਂ' ਹੇਠਾਂ) _ਉਤਰੀ।੮੧। 

(ਉਸ ਨੇ) ਬਾਣਾਂ ਦੀ ਛਹਿਬਰ _ਲਾ ਦਿੱਤੀ (ਜਿਸ ਕਰਕੇ) _ਘੋੜ-ਸਵਾਰ ਅਤੇ ਘੋੜੇ 
ਡਿਗ _ਪਏ। ਚੰਗੇ _ਸੂਰਮੇ _ਅਤੇ _ਸੈਨਿਕ-ਨਾਇਕ _ਡਿਗਣ _ਲਗ _ਗਏ, ਮਾਨੋ _(ਬਾਢੀਆਂ ਨੇ) 
ਆਰਿਆਂ _ਨਾਲ _ਬ੍ਰਿਛ _ਕਟ ਕੇ ਸੁੱਟੇ _ਹੋਣ।੮੨। 

ਜਿਹੜੇ ਜਿਹੜੇ _ਵੈਰੀ (ਦੇਵੀ ਦੇ) ਸਾਹਮਣੇ ਆਏ, (ਉਹ) ਮੁੜ ਜੀਉਂਦੇ ਘਰ ਨੂੰ 
ਨ ਪਰਤੇ। ਜਿਨ੍ਹਾਂ ਉਤੇ (ਦੇਵੀ ਦੀ) ਤਲਵਾਰ _ਦਾ ਵਾਰ ਹੋ ਗਿਆ (ਉਹ) ਇਕ ਇਕ 
ਤੋਂ ਦੋ ਦੋ ਅਤੇ ਦੋ ਦੋ ਤੋਂ ਚਾਰ ਚਾਰ (ਟੁਕੜੇ ਹੋ ਕੇ ਕਟੇ ਗਏ)।੮੩। 
ਭੁਸ਼ੰਨਾ ਪੁਯਤ ਛੰਦ 

ਕ੍ਰੋਧਵਾਨ ਹੋਕੇ ਤੇਜ਼ ਤਲਵਾਰ ਦਾ ਵਾਰ ਕਰਨ ਨਾਲ _(ਉਹ ਇੰਜ) ਚਮਕੀ ਮਾਨੋ 
ਭਾਦੋਂ _(ਦੇ ਮਹੀਨੇ) ਵਿਚ ਬਿਜਲੀ ਚਮਕ _ਰਹੀ _ਹੋਵੇ। _ਧੌਂਸਿਆਂ ਤੋਂ ਗੰਭੀਰ ਧੁਨੀ _ਅਤੇ 
ਕਮਾਨਾਂ ਤੋਂ _ਕੜਾਕ (ਦੀ ਆਵਾਜ਼) ਪੈਦਾ ਹੋ_ਰਹੀ ਹੈ। _(ਯੁੱਧ-ਭੂਮੀ ਵਿਚ) ਪੂਰੇ ਕ੍ਰੋਧ ਨਾਲ 
ਭਿਆਨਕ _ ਅਤੇ _ ਬੇਮਿਸਾਲ _ਸ਼ਸਤ੍-ਸੰਘਰਸ਼ _ਮਚਿਆ _ਹੋਇਆ _ਹੈ।੮੪। 

(ਯੁੱਧ _ਵਿਚ) _ਭੇਰ _ਅਤੇ _ਭੇਰੀਆਂ ਵਜ _ਰਹੀਆਂ _ਹਨ ਅਤੇ _ਵੀਰ-ਯੋਧੇ _(ਸ਼ਸਤ੍ਰਾਂ _ ਨੂੰ) 
ਛਣਕਾਂ ਰਹੇ _ਹਨ। _ਕਰਕੁਟ ਮੌਂਚੀ ਹੋਈ ਹੈ ਅਤੇ _ਧੀਰਜਵਾਨ (ਯੋਧਿਆਂ ਨੂੰ ਵੀ) ਧੱਕੇ ਵਜ 
ਰਹੇ _ਹਨ। _ਇਲਾਂ _ਬੋਲ ਰਹੀਆਂ _ਹਨ ਅਤੇ _ਤੂਤੀਆਂ _ਵਜ _ਰਹੀਆਂ _ਹਨ ਮਾਨੋ ਭਿਆਨਕ 
(ਬੰਕੇ) _ਸ਼ੇਰ _ਭਬਕਦੇ _ਹੋਏ ਵਿਚਰ _ਰਹੇ _ਹੋਣ।੮੫। 

ਇਧਰੋਂ ਸੂਰਬੀਰ _ਰਕਤਬੀਜ ਕ੍ਰੋਧਿਤ ਹੋਕੇ ਆਇਆ ਅਤੇ ਤੀਰਾਂ ਦਾ ਚੰਗੀ ਤਰ੍ਹਾਂ 
ਹਮਲਾ _ਕਰ _ਦਿੱਤਾ। _ਉਧਰੋ' ਦੇਵੀ ਭਜ ਕੇ ਤਲਵਾਰ ਦਾ ਵਾਰ ਕੀਤਾ ਕਿ (ਦੈਂਤ) 
ਮੂਰਛਿਤ ਹੋ __ਕੇ ਡਿਗ _ਪਿਆ, ਮਾਨੋ _ਮਰ _ਗਿਆ _ਹੋਵੇ।੮੬। 


/ 207੯ 


੧੪0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਛੁਟੀ ਮੂਰਛਨਾਯ ਮਹਾਬੀਰ _ਗਜਿਯੋ। _ਘਰੀ ਚਾਰ ਲਉ ਸਾਰ ਸੋ_ਸਾਰ _ਬਜਿਯੋ। 
ਲਗੇ ਬਾਣ ਸ੍ਰੋਣੈ ਗਿਰਿਯੋ ਭੂਮਿ ਜੁਧੇ। ਉਠੇ ਬੀਰ ਤੇਤੇ ਕੀਏ ਨਾਦ ਕੂਧੈ। ੧0। ੮੭। 


ਉਠੇ ਬੀਰ ਜੇਤੇ ਤਿਤੇ ਕਾਲ ਕੂਟੇ। ਪਰੇ ਚਰਮ _ਬਰਮੰ_ਕਹੁੰ ਗਾਤ ਟੂਟੇ। 
ਜਿਤੀ ਭੂਮਿ ਮਧੈ ਪਰੀ ਸ੍ਰੋਣ ਧਾਰੈ। ਜਗੇ ਸੂਰ ਤੇਤੇ ਕੀਏ ਮਾਰ ਮਾਰੈ। ੧੧। ੮੮। 


ਪਰੀ ਕੁਟ ਕੁਟੈ ਰੁਲੇ ਤਛ ਮੁਛੋ। ਕਹੂੰ ਮੁੰਡ ਤੁੰਡੇ ਕਹੂੰ ਮਾਸੁ ਮੁਛੇ। 
ਭਯੋ ਚਾਰ ਸੈ ਕੋਸ ਲਉ ਬੀਰ ਖੇਤੋ। ਬਿਦਾਰੇ ਪਰੇ ਬੀਰ ਬਿੰਦੂ ਬਿਚੇਤੋ। ੧੨। ੮੯। 


ਰਸ਼ਾਲਵ ਛੰਦ 
ਚਹੂੰ ਓਰ ਢੂਕੇ। ਮੁਖੰ _ਮਾਰੁ ਕੂਕੇ। 
ਝੰਡਾ ਗਡ ਗਾਢੇ। ਮਚੇ ਰੋਸ ਬਾਂਢੇ। ੧੩। ੯0। 
ਬੀਰ ਹਰਖੰ। ਕਰੀ ਬਾਣ ਬਰਖੰ। 
ਵੇ ਚਾਰ ਢੁਕੇ। ਪਛੇ ਆਹੁ ਰੁਕੇ। ੧੪। ੯੧। 


ਭਰੇ 

ਚਵੈ 

ਪਰੀ _ਸਸਤ੍ੂ _ਝਾਰੋ। ਚਲੀ ਸ੍ਰੋਣ ਧਾਰੈ। 

ਉਠੇ ਬੀਰ _ਮਾਨੀ। ਧਰੇ ਬਾਨ ਹਾਨੀ। ੧੫। ੯੨। 


ਮਹਾ _ਰੋਸਿ _ਗਜੇ। ਤੁਰੀ ਨਾਦ ਬਜੇ। 
ਭਏ ਰੋਸ ਭਾਰੀ। ਮਚੇ ਛਤ੍ਰਧਾਰੀ। ੧੬। ੯੩। 


ਹਕੇ ਹਾਕ _ਬਜੀ। ਫਿਰੈ ਸੈਣ ਭਜੀ। 
ਪਰਿਯੋ_ਲੋਹ ਕ੍ਰੋਹੈ। ਛਕੇ ਸੂਰ ਸੋਹੈ। ੧੭। ੯੪। 
ਗਿਰੇ ਅੰਗ ਭੰਗੀ। ਦਵੈ ਜਾਨੁ ਦੈਗੇ। 
ਕੜੌਕਾਰ ਛੁਟੇ। ਝਣਕਾਰ ਉਠੇ। ੧੮। ੯੫। 


ਕਟਾ ਕਟ ਬਾਹੇ। ਉਭੈ ਜੀਤ ਚਾਹੈ। 
ਮਹਾ ਮਦ ਮਾਤੇ। ਤਪੇ ਤੇਜ ਤਾਤੇ। ੧੯। ੯੬। 


ਰਸੈ ਰੁਦੂ ਰਾਚੇ। ਉਭੈ ਜੁਧ ਮਾਚੇ। 
ਕਰੈ ਬਾਣ ਅਰਚਾ। _ਧਨੂਰ ਬੇਦ ਚਰਚਾ। ੨0। ੯੭। 


ਮਚੇ ਬੀਰ ਬੀਰੈ। ਉਠੀ ਝਾਰ ਤੀਰੋ। 
ਗਲੋ ਗਡ ਫੋਰੈ। ਨਹੀ ਨੈਨ ਮੋਰੈ। ੨੧ ੯੮। 


ਜਦੋਂ (ਉਸ _ਦੀ) _ਮੁਰਛਨਾ ਟੂਟੀ ਤਾਂ ਮਹਾਵੀਰ (ਦੈਂਤ) _ਗੌਜਿਆ ਅਤੇ ਚਾਰ 
ਘੜੀਆਂ _ਤਕ _ਲੋਹੇ _ਨਾਲ _ਲੋਹਾ _ਖੜਕਿਆ। _ਬਾਣ _ਲਗਣ _ਨਾਲ _ਯੁੱਧ-ਭੂਮੀ _(ਵਿਚ _ਰਕਤ- 
ਬੀਜ _ਦਾ ਜਿਤਨਾ) ਲਹੂ _ਡਿਗਿਆ _ਉਤਨੇ _ਹੀ (ਹੋਰ) _ਵੀਰ-ਯੋਧਾ ਪੈਦਾ ਹੋ _ਗਏ ਅਤੇ 
ਕ੍ਰੌਧ _ਨਾਲ _ਲਲਕਾਰਨ _ ਲਗ _ਗਏ।੮੭। 

ਜਿਤਨੇ _ਵੀਰ-ਯੋਧੇ (ਉਸ ਵੇਲੇ ਲਹੂ _ਦੀਆਂ ਬੂੰਦਾਂ ਤੋਂ) ਪੈਦਾ ਹੋਏ, ਉਤਨੇ ਹੀ ਕਾਲੀ 
ਨੇ _ਮਾਰ ਦਿੱਤੇ। _(ਯੁੱਧ-ਭੂਮੀ _ਵਿਚ) ਕਿਤੇ _ਢਾਲਾਂ, ਕਵਚ _ਅਤੇ _ਕਿਤੇ _ਕਟੇ ਹੋਏ _ਸ਼ਰੀਰ 
ਪਏ ਹੋਏ _ਸਨ। ਯੁੱਧ-ਭੂਮੀ ਵਿਚ _ਜਿਤਨੀਆਂ ਵੀ ਲਹੂ ਦੀਆਂ ਬੂੰਦਾਂ ਡਿਗਦੀਆਂ ਸਨ, _ਉਤਨੇ 
ਹੀ 


(ਉਨ੍ਹਾਂ ਵਿਚੋਂ _ਹੋਰ _ਰਕਤਬੀਜ) _ਸੂਰਮੇ ਪੈਦਾ _ਹੋ__ਕੇ _ਮਾਰੋ-ਮਾਰੋ _ਪੁਕਾਰਦੇ _ਸਨ।੮੮। 

ਖੂਬ ਮਾਰ-ਕੁਟ ਹੋਈ ਹੈ, (ਸੂਰਵੀਰ) ਟੋਟੇ ਟੋਟੇ ਹੋਕੇ ਡਿਗੇ ਪਏ ਹਨ। ਕਿਤੇ ਸਿਰ, 
ਕਿਤੇ ਮੂੰਹ ਅਤੇ ਕਿਤੇ ਮਾਸ ਦੇ ਲੋਥੜੇ ਰੁਲ ਰਹੇ _ਹਨ। _ਚਾਰ ਸੌ ਕੋਹਾਂ ਤਕ ਯੁੱਧ-ਭੂਮੀ 
ਪਸਰ _ਗਈ ਹੈ (ਜਿਸ ਵਿਚ) ਬਹੁਤ ਸਾਰੇ ਸੂਰਮੇ ਅਚੇਤ _('ਬਿਦਾਰੇ”) ਅਤੇ _ਬੇਸੁਰਤ ਪਏ 
ਹਨ।੮੯। 
ਰਸ਼ਾਵਲ ਛੰਟਾ 

(ਵੀਰ ਯੋਧੇ) ਚੌਹਾਂ ਪਾਸਿਆਂ ਤੋਂ _ਢੁਕ _ਰਹੇ _ਹਨ। ਮੂੰਹੋਂ _ਮਾਰੋਂ-ਮਾਰੋ _ਕੂਕਦੇ _ਹਨ। 
ਪੱਕੀ ਤਰ੍ਹਾਂ _ਝੰਡੇ _ਗਡੇ _ਹੋਏ _ਹਨ। ਕ੍ਰੋਧ ਵਧਾ ਕੇ (ਯੁੱਧ ਵਿਚ) _ਗਹਿ-ਗਚ _ਹਨ।੯0। 


ਹਨ 

ਸੂਰਬੀਰ ਖੁਸ਼ੀ ਨਾਲ ਭਰੇ _ਹੋਏ _ਹਨ ਅਤੇ _ਤੀਰਾਂ ਦੀ _ਬਰਖਾ _ਕਰਦੇ _ਹਨ। ਚੌਹਾਂ 
(ਪਾਸਿਆਂ ਤੋਂ) ਚਾਰ ਪੁਕਾਰ ਦੀ ਸੈਨਾ ਢੁਕ ਰਹੀ ਹੈ ਅਤੇ (ਆਪਣੇ ਆਪਣੇ) ਪੌਖਾਂ ਵਿਚ 
ਹੀ ਰੁਕੀ ਹੋਈ _ਹੈ।੯੧। 

ਸ਼ਸਤ੍ਰਾਂ ਦੀ (ਖੂਬ) ਝਾੜ ਪਈ, (ਫਲਸਰੂਪ) ਲਹੂ ਦੀ ਨਦੀ _ਵਗ _ਚਲੀ। _ਅਭਿਮਾਨੀ 
ਵੀਰ-ਸੈਨਿਕ _ਉਠ _ਖੜੋਤੇ _ਹਨ (ਜਿਨ੍ਹਾਂ ਨੇ _ਆਪਣੇ) _ਹੱਥ _ਬਾਣਾਂ ਉਤੇ _ਧਰੇ _ਹੋਏ _ਹਨ।੯੨। 

(ਉਹ) ਬਹੁਤ ਕ੍ਰੋਧ _ਨਾਲ _ਗੱਜ _ਰਹੇ _ਹਨ। ਤੁਰੀਆਂ ਅਤੇ ਧੌਂਸੇ _ਵਜ ਰਹੇ _ਹਨ। 
ਅਤਿ-ਅਧਿਕ _ਕ੍ਰੋਧਵਾਨ ਹੋ ਕੇ _(ਵੱਡੇ) _ਛਤ੍ਰਧਾਰੀ _(ਯੁੱਧ-ਕਾਰਜ _ਵਿਚ) _ ਮਗਨ _ ਹਨ।੯੩। 

ਲਲਕਾਰੇ _ਤੇ _ਲਲਕਾਰਾ ਮਾਰਿਆ _ਜਾ ਰਿਹਾ ਹੈ, ਸੈਨਾ _(ਯੁੱਧ-ਭੂਮੀ _ਵਿਚ) _ਭਜੀ 
ਫਿਰਦੀ ਹੈ। ਕ੍ਰੋਧ ਪੂਰਵਕ ਲੋਹੇ _ਨਾਲ _ਲੋਹਾ ਖੜਕ _ਰਿਹਾ ਹੈ। ਯੋਧੇ (ਯੁੱਧ _ਵਿਚ) ਮਤੇ 
ਹੋਏ ਸੋਭ _ਰਹੇ _ਹਨ।੯8। 

ਟੁਟੇ ਹੋਏ ਅੰਗ _ਡਿਗੇ _ਪਏ (ਇੰਜ) ਲਗਦੇ ਹਨ, ਮਾਨੋ _ਅੰਗਾਰੇ _ਦਗ _ਦਗ _ਕਰ 
ਰਹੇ _ਹੋਣ। _ਕਾੜ _ਕਾੜ _ ਕਰਦੇ _ਤੀਰ _ਛੁਟਦੇ ਹਨ ਅਤੇ _ਝਣਕਾਰ ਪੈਦਾ ਹੁੰਦੀ _ਹੈ।੯੫। 

ਕਟਾਕਟ (ਸ਼ਸਤ੍ਰ) ਚਲ ਰਹੇ _ਹਨ ਅਤੇ ਦੋਹਾਂ ਪਾਸਿਆਂ ਤੋਂ _(ਵੀਰ-ਯੋਧੇ ਆਪਣੀ) 
ਜਿਤ ਦੇ ਚਾਹਵਾਨ (ਬਣੇ ਹੋਏ) _ਹਨ। _(ਉਹ) ਬਹੁਤ _ਮਦ-ਮਸਤ _ਹਨ ਅਤੇ ਆਪਣੇ ਤੇਜ 
ਨਾਲ _ ਬਹੁਤ _ ਤਪੇ ਹੋਏ _ਹਨ।੯੬। 

ਦੋਹਾਂ ਪਾਸਿਆਂ ਤੋਂ ਰੌਦਰ ਰਸ ਵਿਚ ਰਚੇ ਹੋਏ ਯੁੱਧ ਕਰ ਰਹੇ ਹਨ। (ਉਹ) ਬਾਣਾਂ 
ਦੀ ਭੇਟਾ ਚੜ੍ਹਾ _ਰਹੇ ਹਨ _ਅਤੇ _ਧਨੁਰ-ਵੇਦ _ਦੀ ਚਰਚਾ _ਹੋ__ਰਹੀ _ਹੈ।੯੭। 

ਸੂਰਮੇ _ਵੀਰਤਾ (ਦਾ _ਪ੍ਰ ਦਰਸ਼ਨ _ਕਰਨ _ਵਿਚ) ਮਸਤ _ਹਨ ਅਤੇ _ਬਾਣਾਂ ਦੀ _ਝੜੀ 
ਲਗੀ _ਹੋਈ _ਹੈ। _ਚਕ੍ਹ-ਵਿਯੂਹ _ਨੂੰ ਤੋੜਦੇ _ਹਨ (ਅਤੇ _ਉਸ ਵੱਲੋਂ) ਅੱਖ _ਮੌੜਦੇ _ਨਹੀਂ 
ਹਨ।੯੮। 


ਸੀ _ਦਸਮ-ਗ੍ਰੰਥ _ਸਾਹਿਬ ਚੰਡੀ _ਚਰਿਤ੍ਰ-੨ ੧੪੧ 
ਸਮੁਹ _ਸਸਤ੍ਰ _ਬਰਖੇ। _ਮਹਿਖੁਆਸੁ _ਕਰਖੇ। ਸਾਹਮਣੇ ਹੋ ਕੇ ਸ਼ਸਤ੍ਰ _ਚਲਾਉਂਦੇ ਹਨ ਅਤੇ ਧਨੁਸ਼ਾਂ _(ਮਹਿਖੁਆਸ') ਉਤੇ _ਚਿੱਲਾ 
ਕਰੈ ਤੀਰ ਮਾਰੈ। ਬਹੈ ਲੋਹ ਧਾਰੈ। ੨੨। ੯੯। ਚੜ੍ਹਾਉਂਦੇ _ਹਨ। _ਤੀਰਾਂ _ਦੀ _ਮਾਰ _ਕਰਦੇ _ਹਨ _ਅਤੇ _ਲਹੂ ਦੀ _ਧਾਰਾ _ਵਗਦੀ _ਹੈ।੯੯। 
ਨਦੀ ਸੋਣ ਪੂਰੰ। ਫਿਰੀ ਗੈਣ ਹੂਰੈ। ਹਟ 
ਰੇ ਹੋਇ ਕਾਰੀ। 'ਚਜੀ ਰੀ ਆਸਮਾਨ ਗੱਜ ਖੌਪਰ _ਵਾਲੀਆਂ _(ਜੋਗਣਾਂ) ਹਸ ਰਹੀਆਂ _ਹਨ।੧00। 

ਕਿਤੇ ਘੋੜੇ ਮੋਏ ਪਏ ਹਨ, _ਕਿਤੇ _ਵਡੇ ਸੂਰਮੇ _(ਡਿਗੇ _ਪਏ _ਹਨ), ਕਿਤੇ ਢਾਲਾਂ 
ਕਹੂੰ ਬਾਜ ਮਾਰੇ। ਕਹੂੰ ਸੂਰ ਭਾਰੇ। ਟੁਟੀਆਂ _ਪਈਆਂ _ਹਨ _ ਅਤੇ _ਕਿਤੇ _ਘਾਇਲ _ਹਾਥੀ _ਫਿਰ _ਰਹੇ__ਹਨ।੧0੧। 
ਰੀ ਕਿਤੇ ਕਵਚ _ਵਿੰਨ੍ਹੇ (ਪਏ ਹਨ), ਕਿਤੇ _ਢਾਲਾਂ ਟੁੱਟੀਆਂ ਪਈਆਂ ਹਨ, ਕਿਤੇ ਵਡੇ 
ਕਹੂੰ ਬਰਮ ਥੇਧੇ। ਕਹੁੰ ਚਰਮ ਛੇਦੇ। ਹਾਥੀ (ਕਟੇ ਪਏ ਹਨ) ਅਤੇ ਕਿਤੇ ਘੋੜਿਆਂ ਦੇ ਕਵਚ _(ਬਰਮੰ) _ਕੁਟੇ ਪਏ _ਹਨ।੧0੨। 
ਕਹੂੰ ਪੀਲ ਪਰਮੰ। ਕਟੇ ਬਾਜ _ਬਰਮੰ। ੨੫। _੧0੨। ਸੂਰਮੇ _ਵੈਰ-ਭਾਵ ਨਾਲ ਰੁਝੇ ਹੋਏ ਹਨ, ਸਾਰੇ ਸ਼ਸਤ੍ਰ _ਨਾਲ ਝੂਝ _ਰਹੇ _ਹਨ। _ਯੋਧਿਆਂ 
ਕੱਲੀ ਉਰ ਰੀ ਜਰ ਪੰ ਨੂੰ ਯੁੱਧ-ਭੂਮੀ ਵਿਚ ਵੇਖ ਕੇ ਭੂਤ ਅਤੇ ਪ੍ਰੇਤ _ਨਚ _ਰਹੇ _ਹਨ।੧0੩। ਰ 
ਲਖੇ ਬੀਰ ਖੇਤੰ। ਨਚੇ ਭੂਤ ਪੇ੍‌ਤੈ। ੨੬। ੧0੩। ਮਾਸਾਹਾਰੀ _ਨਚ ਰਹੇ ਹਨ, ਆਕਾਸ਼ _ਵਿਚ ਵਿਚਰਨ _ਵਾਲੇ ਹਸ ਰਹੇ ਹਨ, ਕਾਂ 
ਹੇ ('ਕੰਕੰ) _ਕਿਲਕਾਰੀਆਂ ਮਾਰਦੇ _ਹਨ ਅਤੇ _ਬਲਵਾਨ _ਯੋਧੇ ਪੂਰੀ _ਮਸਤੀ _ਨਾਲ _(ਯੁੱਧ-ਕਾਰਜ 
ਨਚੇ ਮਾਸ _ਹਾਰੀ। _ਹਸੇ _ਬ੍ਯੋਮਚਾਰੀ। ਵਿਚ) ਮਗਨ _ਹਨ।੧08। 
ਕਿਲਕ ਕਾਰ ਕੇਕੇ। ਮਚੇ ਬੀਰ ਬੈਕ। ੨੭। ੧0੪। ਛਤੁਧਾਰੀ _(ਸੈਨਾ-ਨਾਇਕ) _ ਕ੍ਰੋਧ (ਨਾਲ _ਭਰੇ ਹੋਏ ਹਨ), _ਧਨੁਸ਼ਾਂ _('ਮਹਿਖੁਆਸ') 
ਛੁਭੇ `ਛਤ੍ਧਾਰੀ। _ਮਹਿਖੁਆਸ _ਚਾਰੀ। ਵਿਚੋਂ ਤੀਰ ਚਲਾਉਂਦੇ ਹਨ। ਤਿਖੇ ਤੀਰਾਂ ਦੇ ਲਗਣ ਨਾਲ (ਸਰੀਰਾਂ ਵਿਚੋਂ ਲਹੂ ਦੀਆਂ) 
ਉਠੇ ਛਿਛ _ਇਛੋ। ਚਲੇ ਤੀਰ ਤਿਛੋ। ੨੮। ੧0੫। ਛਿੱਟਾਂ _ਉਠਦੀਆਂ _ ਹਨ।੧0੫। 
ਜਿ ਨ ਹੁ ਗਣ, _ਗੰਧਰਸ਼, ਦੂਤ (ਚਰ), _ਚਾਰਨ _ਅਤੇ _ਸਿੱਧੀਆਂ _ਵਾਲੇ ਸਿੱਧ _ਹਸ ਰਹੇ ਹਨ 
ਗੁਦ ਗ੍ਰਿਬਲੀ ਸਦ ਜਾਰੀ ਅਤੇ _ਕ੍ਰੋਧਿਤ _ਵੀਰ-ਯੋਧੇ _(ਯੁੱਧ _ ਕਰਮ _ ਵਿਚ) _ ਮਗਨ _ਹਨ।੧0੬। 
ਰਾ ਡਾਕਣੀਆਂ _ਡਕਾਰ _ਰਹੀਆਂ _ਹਨ, (ਯੋਧੇ) _ਲਲਕਾਰੇ _ਤੇ _ਲਲਕਾਰਾ _ਮਾਰ _ਰਹੇ ਹਨ, 
ਡਕਾ _ਡਕ _ਡਾਕੈ। ਹਕਾ ਹਕ _ਹਾਕੈ। ਭੇਰੀਆਂ _ਭਕ-ਭਕ _ਦੀ ਧੁਨੀ _ਨਾਲ _ਵਜ ਰਹੀਆਂ _ਹਨ ਅਤੇ _ਡੁਗਡੂਗੀਆਂ _ਡਮ-ਡਮ _ਦੀ 
ਭਕਾ ਭੁੰਕ ਭੇਰੀ। ਡਮਕ _ਡਾਕ_ਡੇਰੀ। ੩01 _੧0੭। ਆਵਾਜ਼ _(ਕਢ ਰਹੀਆਂ _ ਹਨ)।੧07੭। 
ਆ ਰੀ ਜਪ ਸੂਰਵੀਰ ਗਜਦੇ ਹਨ, ਨਵੇਂ ਨਵੇਂ ਨਗਾਰੇ ਵਜਦੇ ਹਨ, ਰਣ-ਭੂਮੀ ਵਿਚ ਭਫਾਂ ਗੂੰਜ 
ਰਿ ਉਠ _ਰਹੀ ਹੈ ਅਤੇ ਦੁਰਗਾ _ਨਾਲ ਦੈਂਤ ਲੜ ਰਹੇ _ਹਨ।੧0੮। 
ਧਰਾ _ਗੋਮ _ਗਜੇ। ਦੂਗਾ ਦੈਤ _ਬਜੇ। ੩੧। ੧0੮। 
੍‌ /ਕਜੈ ਛੱਟਾ 
ਜਿਹ ਓਂ ਵੈਰੀ ਪੌਖ ਤੋਂ ਜਿਤਨੇ ਵੀ ਬਾਣ ਚਲੇ, (ਉਹ ਸਾਰੇ) ਫੁਲਾਂ ਦੀ ਮਾਲਾ ਹੋਕੇ (ਦੇਵੀ 
ਜੇਤਕ ਬਾਣ ਚਲੇ ਅਰਿ ਓਰ ਤੇ ਫੂਲ ਕੀ ਮਾਲ ਹੁਐ ਕੈਠਿ ਬਿਰਾਜੇ। ਦੇ) ਗਲੇ ਵਿਚ ਸ਼ੁਭਾਇਮਾਨ ਹੋ ਗਏ _ਹਨ। ਦੈਂਤਾਂ ਦੀ ਫੌਜ ('ਪੁੰਗਵ”) ਇਸ _ਅਚੰਬੇ ਨੂੰ 
ਦਾਨਵ ਪੁੰਗਵ ਪੇਖਿ ਅਚੰਭਵ ਛੋਡਿ ਭਜੇ ਰਣ ਏਕ ਨ ਗਾਜੇ। ਵੇਖ ਕੇ ਰਣ-ਭੂਮੀ ਤੋਂ ਭਜ ਚਲੀ ਹੈ, ਕੋਈ ਇਕ _ਵੀ ਡਟਿਆ ਨਹੀਂ _ਰਿਹਾ। _ਉਸ _ਸਥਾਨ 
ਕੁੰਜਰ ਪੁੰਜ ਗਿਰੇ ਤਿਹ ਠਉਰ ਭਰੇ ਸਭ ਸ੍ਰੋਣਤ ਪੈ ਗਨ ਤਾਜੇ। ਉਤੇ ਹਾਥੀਆਂ ਦੇ ਝੁੰਡ _ਡਿਗੇ ਪਏ ਹਨ ਅਤੇ ਘੋੜਿਆਂ ਦੇ ਸਮੂਹ ਲਹੂ _ਨਾਲ _ਲਿਬੜੇ _ਡਿਗੇ 
ਜਾਨੁਕ ਨੀਰਧ ਮਧਿ ਛਪੇ ਭ੍ਰਮਿ ਭੂਧਰ ਕੇ ਭਯ ਤੇ ਨਗ ਭਾਜੇ। ੩੨। ੧0੯। ਹੋਏ ਹਨ, ਮਾਨੋ ਇੰਦਰ _('ਭੂਧਰ”) ਦੇ ਡਰ ਦੇ ਭੂਮ ਕਰਕੇ ਭਜੇ ਹੋਏ ਪਰਬਤ _ਸਮੁੰਦਰ 
< ਨ ਵਿਚ _ਛਿਪੇ ਹੋਏ _ਹੋਣ।੧0੯। 
ਮਅਨੌਹਰ ਛੰਦਾ _ ਉ 
ਸੀ _ਜਗਨਾਥ _ਕਮਾਨ ਲੈ ਹਾਥਿ ਪ੍ਰਮਾਥਨਿ ਸੰਖ ਪੂਜ੍ਯੋ ਜਬ ਜੁਧੈ। ਹਦ _ 
ਗਾਤਹ ਸੈਣ _ਸੰਘਾਰਤ ਸੂਰ _ਬਬਕਤਿ ਸਿੰਘ ਭੂਮ੍ਯੋ ਰਣਿ ਕ੍ਧੈ। ਸੀ ਜਗਤਮਾਤਾ ਨੇ ਹੱਥ ਵਿਚ ਕਮਾਨ ਲੈ ਕੇ ਅਤੇ ਸੰਖ ਵਜਾ ਕੇ ਭਿਆਨਕ 
ਜੇ ੨ ('ਪ੍ਰਮਾਬਿਨ”) ਯੁੱਧ _ਕੀਤਾ। _(ਉਹ) ਸੈਨਾ ਨੂੰ ਗਾਹ ਰਹੀ ਸੀ ਅਤੇ ਸੂਰਮਿਆਂ ਨੂੰ ਮਾਰਦੀ 
ਜਾ ਰਹੀ ਸੀ। ਸ਼ੇਰ ਵੀ ਕ੍ਰੋਧਵਾਨ ਹੋ ਕੇ ਰਣ-ਭੂਮੀ ਵਿਚ ਭਬਕਦਾ ਫਿਰ ਰਿਹਾ ਸੀ। (ਉਸ 


੧੪੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕਉਚਹਿ _ਭੇਦਿ ਅਭੇਦਿਤ ਅੰਗ ਸੁਰਗ ਉਤੈਗ ਸੋ _ਸੋਭਿਤ ਸੁਧੈ। 
ਮਾਨੋ _ਬਿਸਾਲ _ਬੜਵਾਨਲ _ਜੁਆਲ ਸਮੁਦੂ _ਕੇ ਮਧਿ _ਬਿਰਾਜਤ _ਉਧੰ। _੩੩। ੧੧0। 


/ਨੈਲ਼ੈ _ਛੱਦ 
ਪੂਰ ਰਹੀ ਭਵਿ ਭੂਰ ਧਨੁਰ ਧੁਨਿ ਧੂਰ ਉਡੀ ਨਭ ਮੰਡਲ ਛਾਯੋ। 
ਨੂਰ ਭਰੇ ਮੁਖ ਮਾਰਿ ਗਿਰੇ ਰਣਿ ਹੂਰਨ ਹੇਰਿ ਹੀਯੋ ਹੁਲਸਾਯੋ। 
ਪੂਰਣ ਰੋਸ ਭਰੇ ਅਰਿ ਤੂਰਣ ਪੂਰਿ ਪਰੇ ਰਣ ਭੂਮਿ ਸੁਹਾਯੋ। 
ਚੂਰ ਭਏ ਅਰਿ ਰੂਰੇ ਗਿਰੇ ਭਟ ਚੂਰਣ ਜਾਨੁਕ ਬੈਦ _ਬਨਾਯੋ। ੩੪। _੧੧੧। 


ਅੰਗੀੰਤ _ਭਲ਼ੰਗ ਪੁਲਾੜ ਛੰਦ 
ਕਾਗੜਦੌ" ਕਾਤੀ ਕਟਾਰੀ ਕੜਾਕੰ। ਤਾਗੜਦੇ ਤੀਰ ਤੁਪਕ _ਤੜਾਕੰ। 
ਝਾਗੜਦੇ _ਨਾਗੜਦੇ _ਬਾਗੜਦੇ _ਬਾਜੇ। _ਗਾਗੜਦੇ _ਗਾਜੀ ਮਹਾ ਗਜ _ਗਾਜੇ। _੩੫। ੧੧੨। 


ਸਾਗੜਦੇ ਸੂਰੇ _ਕਾਗੜਦੇਗ ਕੋਪੰ। ਪਾਗੜਦੇ ਪਰਮੰ ਰਣ ਪਾਵ ਰੋਪੰ। 
ਸਾਗੜਦੇ _ਸਸਤ੍ਰੰ _ਝਾਗੜਦੇ _ਝਾਰੈ। _ਬਾਗੜਦੇ ਬੀਰ _ਡਾਗੜਦੇ _ਡਕਾਰੇ। _੩੬। _੧੧੩। 


ਚਾਗੜਦੇ _ਚਉਪੇ _ਬਾਗੜਦੇ _ਬੀਰੋ। ਮਾਗੜਦੇ ਮਾਰੇ _ਤਨੰ” ਤਿਛ _ਤੀਰੈ। 
ਗਾਗੜਦੇ _ਗਜੇ ਸੁ _ਬਜੇ _ਗਹੀਰੈ। _ਕਾਗੜੇ _ਕਵੀਯਾਨ _ਕਥੈ _ਕਥੀਰੈ। _੩੭। _੧੧੪। 


ਦਾਗੜਦੰ ਦਾਨੋ _ਭਾਗੜਦੰ ਭਾਜੇ। _ਗਾਗੜਦੰ ਗਾਜੀ ਜਾਗੜਦੰ ਗਾਜੇ। 
ਦਾਗੜਦੇ ਛਉਹੀ ਛੁਰੇ ਪੇ _ਛੜਾਕੇ। ਤਾਗੜਦੇ _ਤੀਰੈ ਤੁਪਕ _ਤੜਾਕੇ। ੩੮। ੧੧੫। 


ਗਾਗੜਦੇ _ਗੋਮਾਯ _ਗਜੇ _ਗਹੀਰੈ। _ਸਾਗੜਦੇ _ਸੈਖੰ _ਨਾਗੜਦੇ _ਨਫੀਰੈ। 
ਬਾਗੜਦੇ ਬਾਜੇ _ਬਜੇ ਬੀਰ ਖੇਤੇ। ਨਾਗੜਦੇ ਨਾਚੇ ਸੁ ਭੂਤੇ ਪਰੇਤੋ। ੩੯। _੧੧੬। 
ਤਾਗੜਦੇ ਤੀਰ _ਬਾਗੜਦੇ _ਬਾਣੰ। _ਕਾਗੜਦੇ _ਕਾਤੀ ਕਟਾਰੀ ਕ੍ਰਿਪਾਣੈ। 
ਨਾਗੜਦੇ _ਨਾਦੇ _ਬਾਗੜਦੇ _ਬਾਜੇ। _ਸਾਗੜਦੇ ਸੂਰੋ _ਰਾਗੜਦੇ _ਰਾਜੇ। _੪0। _੧੧੭। 


ਸਾਗੜਦੇ ਸੈਖੰ ਨਾਗੜਦੇ ਨਫੀਰੇ। _ਗਾਗੜਦੇ ਗੋਮਾਯ _ਗਜੇ _ਗਹੀਰੇ। 
ਨਾਗੜਦੇ ਨਗਾਰੇ _ਬਾਗੜਦੇ _ਬਾਜੇ। _ਜਾਗੜਦੇ ਜੋਧਾ _ਗਾਗੜਦੇ ਗਾਜੇ। _੪੧। _੧੧੮। 


੧. ਕਾਗੜਦੰਗ'। _ਕਈ ਬੀੜਾਂ ਵਿਚ _'ਕ” ਤੋਂ ਬਾਦ _'ਗ” ਅੱਖਰ ਵਾਧੂ _ਲਿਖਿਆ ਮਿਲਦਾ ਹੈ ੨. _'ਤਨੀ” 


ਚੰਡੀ _ਚਰਿਤ੍ਰ-੨ ੧੪੨ 


ਨੇ ਸੈਨਿਕਾਂ ਦੇ) ਸ਼ਰੀਰ ਨਾਲ _ਚਿਪਕੇ ਹੋਏ _(ਅਭੇਦਿਤ ਅੰਗ) _ਕਵਚਾਂ ਨੂੰ 

(ਜਖ਼ਮਾਂ ਵਿਚੋਂ _ਨਿਕਲਦਾ _ਹੋਇਆ) _ਲਹੂ _(ਕਵਚਾਂ) _ਉਪਰ _ਸੋਭ _ਰਿਹਾ। _(ਇੰਜ _ ਪ੍ਰਤੀਤ 

ਹੁੰਦਾ ਸੀ) ਮਾਨੋ ਵਿਸ਼ਾਲ _ਸਮੁੰਦਰੀ ਅਗਨੀ _ਦੀ _ਲਾਟ _ਉਪਰ ਨੂੰ ਉਠ 

/ਕੋਜੈ ਛੰਟ 

(ਭਵ) ਵਿਚ _ਵਿਆਪਤ ਹੋ ਗਈ ਅਤੇ (ਸੈਨਿਕਾਂ ਦੇ ਚਲਣ 
ਛਾ 


ਦੀ) ਮਾਰ ਖਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ, ਉਨ੍ਹਾਂ `ਨੂੰ ਵੇਖ ਕੇ ਹੂਰਾਂ ਦੇ ਹਿਰਦੇ 
ਹੀ 


ਜ਼ੋਰ ਨਾਲ ਗਜਦੇ ਸਨ।੧੧੨। 


ਸੜਸੜਾਟ _ਕਰਦੇ ਸੂਰਮੇ ਕ੍ਰੋਧ ਨਾਲ _ਕੜਕ _ਰਹੇ _ਸਨ, _ਰਣ ਵਿਚ 
ਨਾਲ ਪੈਰ _ਜਮਾਏ ਹੋਏ ਸਨ, ਸਾੜ _ਸਾੜ ਕਰਦੇ ਸ਼ਸਤ੍ਰ _ਝਟਪਟ ਝਾੜ 


ਨਾ 


ਦੇ 
ਵਿਚ _ਤਿਖੇ ਤੀਰ ਮਾਰਦੇ ਸਨ, ਵੱਡੇ _ਵੱਡੇ ਨਗਾਰੇ ਜ਼ੋਰ _ਨਾਲ _ਗਰਜਦੇ ਸਨ ਅਤੇ 
ਕੜਾਕੇਦਾਰ _ਛੰਦ _('ਕਥੀਰੈ”) _ਗਾ ਰਹੇ _ ਸਨ। _ ੧੧੪। 


ਭਗੌੜੇ ਦੈਂਤ _ਦਗੜ _ਦਗੜ ਕਰ ਕੇ _ਭਜ ਰਹੇ ਸਨ, ਸੂਰਵੀਰ _ਜਗਹ _ ਜਗਹ 


ਗੜ ਗੜ ਕਰਦੇ ਗਜ ਰਹੇ ਸਨ, _ਛੂਰੀਆਂ ਅਤੇ _ਛਵੀਆਂ ਦੇ ਛਾੜ _ਛਾੜ ਕਰਦੇ ਛੜਾਕੇ 
ਪੈਂਦੇ ਹਨ ਅਤੇ _ਤੀਰਾਂ _ਦੇ _ਤੜਾਕੇ _ਤੇ _ ਬੰਦੂਕਾਂ _ਦੇ _ਗੜਾਕੇ _ ਹੁੰਦੇ _ਸਨ।੧੧੫। 

ਗੜ ਗੜ ਕਰਦੇ _ਰਣਸਿੰਗੇ ਜ਼ੋਰ _ਨਾਲ _ਗਜ ਰਹੇ ਸਨ, ਸੰਖਾਂ ਦੀ ਆਵਾਜ਼ ਅਤੇ 
ਤੂਤੀਆਂ ਦੀ ਧੁਨੀ ਹੋ ਰਹੀ ਸੀ, ਸੂਰਮੇ ਬਾਗੜ ਦੇਸ਼ ਦੇ ਵਾਜੇ ਵਜਾ ਰਹੇ ਸਨ ਅਤੇ _ਭੂਤ- 
ਪ੍ਰੇਤ _ਨੰਗੇ ਹੋਕੇ _ਨਚ ਰਹੇ _ਸਨ।੧੧੬। 

ਦੋ ਖੰਭੀਏ ਬਾਣ _ਤੜ _ਤੜ ਕਰਦੇ ਚਲਦੇ _ਸਨ; _ਛੁਰੀਆਂ, _ਕਟਾਰੀਆਂ ਅਤੇ ਕ੍ਰਿਪਾਨਾਂ 
ਦੀ _ਕੜਕਾਰ ਹੁੰਦੀ ਸੀ; _ਬਾਗੜ ਦੇਸ਼ _ਦੇ _ਨਗਾਰਿਆਂ ਵਿਚੋਂ ਧੁਨੀ _ਨਿਕਲਦੀ _ਸੀ__ ਅਤੇ 


ਸਾਰੇ _ਸੂਰਮੇ _(ਇਨ੍ਹਾਂ _ਨਗਾਰਿਆਂ ਦੇ) ਨਾਦ ਵਿਚ ਮਗਨ (ਹੋ ਕੇ ਯੁੱਧ ਕਰ ਰਹੇ 
ਸਨ)।੧੧੭। 

ਸੰਖਾਂ ਦੀ ਆਵਾਜ਼ _ਅਤੇ _ਤੂਤੀਆਂ ਦੀ ਧੁਨੀ ਹੋ ਰਹੀ ਸੀ, _ਰਣਸਿੰਗੇ ਬਹੁਤ ਗੰਭੀਰ 
ਨਾਦ ਕਢ ਰਹੇ ਸਨ, _ਬਾਗੜ ਦੇਸ਼ ਦੇ ਵਾਜੇ ਅਤੇ ਨਗਾਰੇ ਵਜ ਰਹੇ ਸਨ ਅਤੇ ਸੂਰਮੇ 
ਜਗਹ ਜਗਹ ਗਜ ਰਹੇ ਸਨ।੧੧੮। 


ਸੀ _ਦਸਮ-ਗ੍ਰੰਥ _ਸਾਹਿਬ 


ਨਰਾਜ ਛੱਦ 
ਜਿਤੇਕੁ ਰੂਪ _ਧਾਰੀਯ। _ਤਿਤੇਕੁ _ਦੇਬਿ ਮਾਰੀਯ। 
ਜਿਤੇਕੇ ਰੂਪ _ਧਾਰਹੀ। _ਤਿਤਿਓ ਦੂਗਾ _ਸੰਘਾਰਹੀ। ੪੨। _੧੧੯। 


ਜਿਤੇਕੁ ਸਸਤ੍ਰ ਵਾ ਝਰੇ। ਪੁਵਾਹ ਸ੍ਰੋਨ ਕੇ ਪਰੇ। 
ਜਿਤੀਕਿ _ਬਿੰਦਕਾ _ਗਿਰੈ। _ਸੁ ਪਾਨ _ਕਾਲਿਕਾ _ਕਰੈ। _੪੩। _੧੨0। 
ਰਸ਼ਾਵਲ ਛੱਟਾ 
ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ। 
ਗਿਰਿਯੋ ਅੰਤਿ ਝੂਮੰ। ਮਨੋ ਮੇਘ ਭੂਮੰ। ੪੪। _੧੨੧। 
ਸਬੇ ਦੇਵ ਹਰਖੇ। ਸੁਮਨ ਧਾਰ ਬਰਖੇ। 
ਰਕਤ ਬਿੰਦ ਮਾਰੇ। ਸਬੈ ਸੰਤ ਉਬਾਰੇ। ੪੫। _੧੨੨। 


/ਇਤੇ ਨੀ ਲਝਿਤੂਹ _ਨਟਕੇ ਚੰਡ _ਯਨੇਤ੍ਹੇ ਰਕਤ _ਲੀਰਜ਼_ਝਧਹਾ 
ਦਤੁਰਥਾ /ਨਆਯ _ਸੰਨਰਨਨ ਸਤ _ਲਭਨ ਸਤ? _ #/ 
ਅਥ ਨਿਸੁੰਭ ਜੁਧ ਕਥਨੰ 
ਦੰਹਰ” 
ਸੁੰਭ ਨਿਸੁੰਭ _ਸੁਣਿਯੋ ਜਬੈ _ਰਕਤਬੀਰਜ _ਕੋ__ਨਾਸ। 
ਆਪ ਚੜਤ ਭੈ ਜੋਰਿ ਦਲ ਸਜੇ ਪਰਸੁ ਅਰੁ ਪਾਸਿ। ੧। ੧੨੩। 


ਭੁਸ਼ੰਨਾ ਪੁਯਤ ਛੰਦ 
ਚੜੇ ਸੁੰਭ ਨੈਸੁੰਭ ਸੂਰਾ ਅਪਾਰੈ। 
ਉਠੇ ਨਦ ਨਾਦੇ ਸੁ ਧਉਸਾ ਧੁਕਾਰੈ। 
ਭਈ ਅਸਟ ਸੈ ਕੋਸ ਲਉ ਛਤਰ ਛਾਯੋ। 
ਭਜੇ ਚੰਦ ਸੂਰ _ਡਰਿਯੋ ਦੇਵ _ਰਾਯੰ। _੨। ੧੨੪। 
ਭਕਾ ਭੂੰਕ ਭੇਰੀ ਢਕਾ ਢਕ ਢੋਲੈ। 
ਫਟੀ ਨਖ ਸਿੰਘ ਮੁਖੰ ਡਢ ਕੋਲੈ। 
ਡਮਾ ਡੈਮਿ ਡਉਰੂ ਡਕਾ ਡੁੰਕ ਡੌਕੈ। 
ਰੜੇ _ਗ੍ਰਿਧ ਬ੍ਰਿਧੈ ਕਿਲਕਾਰ ਕੈਕੈ। ੩। ੧੨੫। 
ਖੁਰੈ ਖੇਹ ਉਠੀ ਰਹਿਯੋ ਗੈਨ ਪੂਰੈ। 
ਦਲੇ ਸਿੰਧੁ ਬਿਧੰ ਭਏ ਪਬ ਚੂਰੇ। 
ਸੁਣੋ ਸੋਰ ਕਾਲੀ ਗਹੈ _ਸਸਤ੍ਰ _ਪਾਣੈ। 
ਕਿਲਕਾਰ _ਜੇਮੀ _ਹਨੇ ਜੰਗ _ਜੁਆਣ। ੪। ੧੨੬੧ 


ਚੰਡੀ _ਚਰਿਤ੍ਰ-੨ ੧੪੩ 


ਨਰਾਜ ਛੱਟ 

(ਰਕਤ-ਬੀਜ ਦੇ ਲਹੂ ਦੇ ਤੁਪਕੇ) ਜਿਤਨੇ ਵੀ ਰੂਪ _ਧਾਰਦੇ ਸਨ, _ਉਤਨੇ ਹੀ ਦੇਵੀ 
ਮਾਰ _ਦਿੰਦੀ _ਸੀ। ਜਿਤਨੇ ਰੂਪ _(ਉਹ _ਹੋਰ) _ਧਾਰਨਗੇ, _(ਉਹ _ ਸਾਰੇ) _ਦੇਵੀ _ਮਾਰ 
ਦੰਵੇਗੀ।੧੧੯। 

ਉਸ ਨੂੰ ਜਿਤਨੇ ਸ਼ਸਤ੍ਰ ਵਜਦੇ ਹਨ, ਲਹੂ ਦੇ ਪ੍ਰਵਾਹ ਚਲ ਪੈਂਦੇ ਸਨ। (ਲਹੂ) ਦੀਆਂ 
ਜਿਤਨੀਆਂ _ ਬੂੰਦਾਂ ਡਿਗਦੀਆਂ _ ਸਨ, _ ਉਹ _ ਕਾਲਕਾ _ਪੀ__ ਲੈਂਦੀ _ਸੀ।੧੨0। 
ਰਸ਼ਾਫਲ ਛੰਟ 

(ਰਕਤਬੀਜ) _ਲਹੂ _ਤੋਂ _ਸਖਣਾ _ਹੋ__ਗਿਆ ਅਤੇ (ਉਸ ਦਾ) ਸ਼ਰੀਰ _ਨਿਰਬਲ _ਹੋ 
ਗਿਆ। ਅੰਤ _ਵਿਚ _(ਉਹ) ਭੁਆਟਣੀ ਖਾ ਕੇ ਡਿਗ ਪਿਆ, ਮਾਨੋ ਧਰਤੀ ਉਤੇ ਬਦਲ 
ਡਿਗ ਰਿਹਾ ਹੋਵੇ।੧੨੧। 

ਸਾਰੇ _ਦੇਵਤੇ ਖੁਸ਼ ਹੋਏ ਅਤੇ ਫੁਲਾਂ ਦੀ ਬਰਖਾ ਕਰਨ _ਲਗੇ। _ਰਕਤਬੀਜ ਨੂੰ ਮਾਰ 
ਕੇ _ਸਾਰਿਆਂ ਸੰਤਾਂ ਨੂੰ (ਸੰਕਟ _ਤੋਂ) _ਬਚਾ __ਲਿਆ।੧੨੨। 

/ਏਲੋਂ ਹੀ _ਲਾੰਝਤੂ ਨਾਟਕ ਦੇ ਲੰਡੀ-ਾੰਰੇਤ _ਪੁਸੰਨਾ ਦੇ _'ਰਕਤਕਨਨ-ਲਠਾ” 
ਨਾਂ ਦੇ ਰੱਠੇ ਆਨ%/ਏ ਦਾ ਸਭ _੫ਤ05/ 
ਹੁਣ ਨਿਸ਼ੁੰਭ ਦੇ ਯੁੱਧ ਦਾ ਕਥਨ 
ਦੰਹਰਾ 

ਸੁੰਭ _ਅਤੇ _ਨਿਸੁੰਭ ਨੇ ਜਦੋਂ _ਰਕਤਬੀਜ ਦੇ ਮਾਰੇ _ਜਾਣ _(ਦੀ ਗੱਲ) ਸੁਣੀ (ਤਦੋਂ) 
ਆਪ ਸੈਨਾ ਇਕੱਠੀ ਕਰਕੇ _ਅਤੇ _ਕੁਹਾੜਿਆਂ ਅਤੇ _ਫੰਧਿਆਂ ਨਾਲ _ਸੁਸਜਿਤ ਹੋਕੇ (ਦੋਵੇਂ) 
ਚੜ੍ਹ _ਪਏ।੧੨੩। 
ਭੁਸ਼ੰਨਾ ਪੁਯਤ ਛੰਦ 

ਅਪਾਰ _ਸ਼ਕਤੀ ਵਾਲੇ _ਸੂਰਵੀਰ _ਸੁੰਭ _ਅਤੇ _ਨਿਸੁੰਭ ਨੇ ਚੜ੍ਹਾਈ ਕਰ _ਦਿੱਤੀ। (ਉਨ੍ਹਾਂ 
ਦੀ ਸੈਨਾ ਵਲੋਂ) _ਧੌਂਸਿਆਂ ਅਤੇ _ਨਗਾਰਿਆਂ _ਦੀ ਧੁਨੀ _ਗੂੰਜਣ ਲਗੀ। _ਔਠ _ਸੌ_ ਕੋਹਾਂ ਤਕ 
ਛਤਰਾਂ ਦੀ ਛਾਂ ਹੋ ਗਈ। (ਉਸ ਸਥਿਤੀ ਨੂੰ ਵੇਖ ਕੇ) ਸੂਰਜ ਅਤੇ _ਚੰਦੂਮਾ _ਭਜ _ਗਏ 
ਅਤੇ ਇੰਦਰ ਵੀ ਡਰ _ਗਿਆ।੧੨੪। 

ਭੇਰੀਆਂ ਦੀ _ਭਕ-ਭਕ _ਅਤੇ _ਢੋਲਾਂ _ਦੀ _ਢਾਂ-ਢਾਂ _ਦੀ (ਆਵਾਜ਼ _ਹੋਣ _ਲਗੀ)। 
ਦੇ ਨਹੁੰਆਂ ਨਾਲ (ਧਰਤੀ ਇੰਜ) ਫਟ ਗਈ (ਜਿਵੇਂ) ਸੂਰ (ਕੋਲੰ) ਨੇ ਆਪਣੇ ਹੁੱਡ 
(ਪੁਟੀ ਹੋਈ ਹੁੰਦੀ ਹੈ)। ਡੌਰੂ _ਡੰਮ ਡੰਮ ਕਰ ਰਹੇ ਸਨ (ਅਤੇ ਨਗਾਰਿਆਂ ਉਤੇ) ਡੱਗੇ 
ਡਕ ਕਰ ਕੇ (ਵਜ ਰਹੇ ਸਨ)। ਵਡੇ ਆਕਾਰ _ਵਾਲੀਆਂ _ਗਿਧਾਂ ਬੋਲ _(ਰੜੰ) ਰਹੀਆਂ 
ਅਤੇ ਕਾਂ _ਕਿਲਕਾਰੀਆਂ _ ਮਾਰ _ ਰਹੇ _ਸਨ।੧੨੫। 

(ਘੋੜਿਆਂ ਦੇ) ਖੁਰਾਂ ਨਾਲ (ਇਤਨੀ) _ਗਰਦ ਉਠੀ ਕਿ _ਸਾਰਾ ਆਕਾਸ਼ ਭਰ _ਗਿਆ। 
(ਉਨ੍ਹਾਂ ਦੇ ਪੈਰਾਂ ਹੇਠਾਂ) ਸਮੁੰਦਰ ਅਤੇ ਪਰਬਤ _('ਬਿਧੰ”) ਦਲੇ ਗਏ ਅਤੇ ਛੋਟੇ ਪਰਬਤ ਚੂਰਨ 
ਬਣ _ਗਏ। _ਕਾਲੀ ਨੇ ਸ਼ੋਰ ਸੁਣਦਿਆਂ ਹੀ ਹੱਥ _ਵਿਚ ਸ਼ਸਤ੍ਰ _ਧਾਰਨ ਕਰ _ਲਏ ਅਤੇ _ਜੈ- 
ਘੋਸ਼ _('ਜੇਮੀ _ਕਿਲਕਾਰ”) ਕਰਦੀ ਹੋਈ ਨੇ _ਯੁੱਧ _ਵਿਚ _ਸੂਰਵੀਰਾਂ ਨੂੰ ਮਾਰ _ਦਿੱਤਾ।੧੨੬। 


3ੋ 8੩ ਕੇ 


ਸੀ _ਦਸਮ-ਗ੍ਰੰਥ _ਸਾਹਿਬ 


ਰਸ਼ਾਫਲ ਛੱਟਾ 
ਗਜੇ ਬੀਰ _ਗਾਜੀ। ਤੁਰੇ ਤੁੰਦ ਤਾਜੀ। 
ਮਹਿਖੁਆਸ ਕਰਖੇ। _ਸਰੈ ਧਾਰ ਬਰਖੇ। ੫। ੧੨੭। 
ਇਤੇ ਸਿੰਘ _ਗਜਿਯੋ। ਮਹਾ _ਸੈਖ _ਬਜਿਯੋ। 
ਰਹਿਯੋ ਨਾਦ ਪੂਰੈ। ਛੁਹੀ ਗੈਣਿ ਧੂਰੈ। ੬। ੧੨੮। 
ਸਬੈ _ਸਸਤ੍ਰ ਸਾਜੇ। ਘਣੇ ਜੇਮ ਗਾਜੇ। 
ਚਲੇ ਤੇਜ ਤੈ ਕੈ। ਅਨੰਤ ਸਸਤੁ ਲੈ ਕੈ। ੭। ੧੨੯। 
ਚਹੂੰ ਓਰ ਦਢੂਕੇ। ਮੁਖੰ ਮਾਰ ਕੂਕੇ। 
ਅਨੰਤ ਸਸਤ੍ਰ _ਬਜੇ। ਮਹਾ ਬੀਰ ਗਜੇ। ੮। ੧੩0। 
ਮੁਖੌ ਨੈਣ _ਰਕਤੈ। ਧਰੇ _ਪਾਣਿ _ਸਕਤੈ। 
ਕੀਏ ਕ੍ਰੋਧ ਉਠੇ। ਸਰੈ_ਬ੍ਰਿਸਟਿ ਬੁਠੇ। ੯। ੧੩੧। 
ਕਿਤੇ ਦੁਸਟ ਕੂਟੇ। ਅਨੰਤਾਸਤ੍ਰ ਛੂਟੇ। 
ਕਰੀ ਬਾਣ ਬਰਖੰ। ਭਰੀ ਦੇਬਿ ਹਰਖੰ। ੧0। ੧੩੨। 
ਕੌਲ /ਲਂਦੂਆ ਛੰਦ 
ਕਹ ਕਹ ਸੁ ਕੂਕਤ ਕੈਕੀਯ। ਬਹਿ ਬਹਤ ਬੀਰ ਸੁ _ਬੈਕੀਯ। 
ਲਹ _ਲਹਤ _ਬਾਣਿ _ਕ੍ਰਿਪਾਣਯੰ। _ਗਹ _ਗਹਤ ਪ੍ਰੇਤ _ਮਸਾਣਯੰ। _੧੧। ੧੩੩। 
ਡਹ _ਡਹਤ ਡਵਰ ਡਮੱਕਯੰ। ਲਹ _ਲਹਤ ਤੇਗ ਤ੍ਰਮੰਕਯੋ। 
ਧੂਮ ਧ੍ਰਮਤ ਸਾਂਗ _ਧਮੰਕਯ। ਬਬਕੰਤ ਬੀਰ ਸੁ _ਬੈਕਯੋ। ੧੨। ੧੩੪। 
ਛੁਟਕੰਤ ਬਾਣ ਕਮਾਣਯੋ। _ਹਰਰੰਤ ਖੇਤ ਖਤ੍ਰਾਣਯੰ। 
ਡਹਕੰਤ _ਡਾਮਰ _ਡੰਕਣੀ। ਕਹ _ਕਹਕ _ਕੂਕਤ _ਜੁਗਣੀ। _੧੩। _੧੩੫। 


ਉਫਟੰਤ ਸ੍ਰੋਣਤ ਛਿਛਯੋ। ਬਰਖੰਤ ਸਾਇਕ _ਤਿਛਯੰ। 
ਬਬਕੋਤ ਬੀਰ _ਅਨੇਕਧੀ। _ਫਿਕਰੰਤ ਸਿਆਰ _ਬਸੇਖਯੋ। _੧੪। ੧੩੬। 
ਹਰਖੰਤ ਸ੍ਰੋਣਤਿ ਰੰਗਣੀ। _ਬਿਹਰੰਤ ਦੇਬਿ _ਅਭੰਗਣੀ। 
ਬਬਕੰਤ ਕੇਹਰ ਡੋਲ ਹੀ। ਰਣਿ ਅਭੰਗ ਕਲੋਲ _ਹੀ। _੧੫। ੧੩੭। 


ਢਮ _ਢਮਤ ਢੋਲ _ਢਮਕਯੰ। _ਧਮ _ਧਮਤ ਸਾਂਗ _ਧਮਕਯੈ। 
ਬਹ __ਬਹਤ ਕੂੁਧ _ਕ੍ਰਿਪਾਣਯੰ। ਜੁਬੈਤ ਜੋਧ _ਜੁਆਣਯੰ। _੧੬। _੧੩੮। 


ਦੰਹਰ” 
ਭਜੀ _ਚਮੂੰ ਸਬ _ਦਾਨਵੀ ਸੁੰਭ _ਨਿਰਖ ਨਿਜ _ਲੈਣ। 
ਨਿਕਟ ਬਿਕਟ ਭਟ ਜੇ ਹੁਤੇ ਤਿਨ ਪੁਤਿ ਬੁਲਿਯੋ ਬੈਣ। ੧੭। ੧੩੯। 


ਚੰਡੀ _ਚਰਿਤ੍ਰ-੨ ੧੪੪ 


ਰਸ਼ਾਵਲ ਛੰਟਾ 
ਸਨ ਅਤੇ ਤੇਜ਼ੀ ਨਾਲ _ਘੋੜੇ _ਦੌੜਾਉਂਦੇ _ਸਨ। _ਧਨੁਸ਼ਾਂ 
ਨੂ ਅਤੇ _ਬਾਣਾਂ ਦੀ ਝੜੀ _ਲਗਾ__ਰਹੇ _ਸਨ।੧੨੭। ਇਧਰੋਂ 
ਸ਼ੇਰ _ਗਜਿਆ (ਮਾਨੋ) ਵੱਡਾ ਸੰਖ _ਵਜਿਆ ਹੋਵੇ। (ਉਸ ਦੀ ਗਰਜ ਦੀ) ਧੁਨੀ ਹਰ ਪਾਸੇ 
ਪਸਰ _ ਗਈ _ ਅਤੇ _ਧੂੜ _ ਆਕਾਸ਼ _ਤਕ _ ਪਹੁੰਚ _ਗਈ।੧੨੮। 
ਸਾਰੇ _ ਸ਼ਸਤ੍ਰ _ਸਜਾਏ ਹੋਏ ਸਨ, _ਬਦਲ _ਵਾਂਗ _ਗਜ _ਰਹੇ _ਸਨ। _(ਸੂਰਵੀਰ) ਕ੍ਰੋਧਵਾਨ 
ਹੋ ਕੇ ਅਤੇ ਅਨੰਤ ਸ਼ਸਤ੍ੁ _ਲੈ ਕੇ (ਚਲ _ਰਹੇ _ਸਨ)। _੧੨੯। ਚੌਹਾਂ ਪਾਸਿਆਂ ਤੋਂ (ਸੂਰਮੇ) 
ਆਣ ਢੁੱਕੇ ਸਨ ਅਤੇ ਮੂੰਹਾਂ ਤੋਂ _ਮਾਰੋ_ਮਾਰੋਂ ਪੁਕਾਰ ਰਹੇ _ਸਨ। _ਬੇਹਿਸਾਬੇ ਸ਼ਸਤ੍ਰ ਵਜ ਰਹੇ 
ਸਨ _ ਅਤੇ _ ਮਹਾਨ _ ਯੋਧੇ ਗਜ ਰਹੇ _ ਸਨ।੧੩0। 
(ਉਨ੍ਹਾਂ `ਸੂਰਵੀਰਾਂ ਦੇ) ਮੂੰਹ ਅਤੇ ਅੱਖਾਂ ਲਾਲ ਸਨ ਅਤੇ ਹੱਥਾਂ ਵਿਚ _ਬਰਛੇ ('ਸਕਤੰ”) 
ਧਾਰਨ _ਕੀਤੇ _ਹੋਏ _ਸਨ। (ਉਹ) ਕ੍ਰੋਧ ਕਰ ਕੇ ਡਟ ਗਏ ਸਨ ਅਤੇ ਤੀਰਾਂ ਦੀ ਬਰਖਾ 
ਕਰ ਰਹੇ _ਸਨ।੧੩੧। _ਕਿਤਨੇ ਹੀ ਦੁਸ਼ਟ ਚੁਕੇ ਹਨ ਅਤੇ ਅਨੇਕਾਂ _ਅਸਤੁ _ਚਲ 


ਕੁਟੇ ਜਾ 

ਰਹੇ _ਸਨ। _ਬਾਣਾਂ ਦੀ ਬਰਖਾ ਕੀਤੀ ਜਾ _ਰਹੀ _ਸੀ। ਦੇਵੀ ਆਨੰਦਿਤ ਹੋ __ਰਹੀ _ਸੀ।੧੩੨। 
ਕਲੀ _/ਲਦੂਆ ਛੰਟਾ 

ਕਉਏ ਕਾਂ ਕਾਂ ਕਰ ਕੇ ਸ਼ੋਰ ਕਰ ਰਹੇ ਸਨ ਅਤੇ ਬਾਂਕੇ ਯੋਧੇ ਬਹਿ ਬਹਿ ਕਰਦੇ 
(ਸ਼ਸਤੁ) ਵਾਹ ਰਹੇ _ਸਨ। _ਬਾਣ ਅਤੇ ਕ੍ਰਿਪਾਨਾਂ ਲਹ-ਲਹ _ਕਰ _ਕੇ (ਚਮਕ ਰਹੀਆਂ ਸਨ) 
ਅਤੇ ਪ੍ਰੇਤ ਮੁਰਦਿਆਂ _('ਮਸਾਣ”) ਨੂੰ ਪਕੜ _ ਪਕੜ _ਕੇ _ਛਕਦੇ _(ਗਹਤ”) _ਸਨ।੧੩੩। 

ਡਹਿ ਡਹਿ ਕਰ ਕੇ ਡਉਰੂ ਡਮਕਦੇ ਸਨ ਅਤੇ ਲਹ _ਲਹ _ਕਰਕੇ _ਤੇਗਾਂ ਚਮਕਦੀਆਂ 
('ਤ੍ਰਮੰਕਯੰ”) ਸਨ। ਧੂਮ ਧਰਮ _ਕਰਕੇ _ਬਰਛਿਆਂ ਦੇ ਧਮਾਕੇ ਹੁੰਦੇ ਸਨ। _ਬਾਂਕੇ ਸੂਰਵੀਰ _ਬੜਕਾਂ 
ਮਾਰਦੇ ਸਨ।੧੩੪। 

ਕਮਾਨਾਂ _ਵਿਚੋਂ _ਛੁਟਦੇ _ਬਾਣ _ਯੁੱਧ _ਵਿਚ _ਛਤ੍ਰੀਆਂ ਨੂੰ ਹੈਰਾਨ _ਕਰ ਰਹੇ __ਹਨ। 
ਡਾਕਣੀਆਂ _ਡਮਰੂ (ਦੀ _ਧੁਨੀ _ਸੁਣ _ਕੇ) ਡਕਾਰ _ਰਹੀਆਂ _ਸਨ ਅਤੇ _ਜੋਗਣਾਂ _ਕਹਿ-ਕਹਿ 
ਕਰਕੇ _ਕੂਕ _ ਰਹੀਆਂ _ ਹਨ।੧੩੫। 

ਲਹੂ ਦੀਆਂ _ਛਿਟਾਂ _ਉਠਦੀਆਂ _ਸਨ। _ਤਿਖੇ ਤੀਰਾਂ ਦੀ _ਬਰਖਾ_ ਹੁੰਦੀ _ਸੀ। ਅਨੇਕਾਂ 
ਵੀਰ-ਸੈਨਿਕ _ਬੜ੍ਹਕ _ਰਹੇ _ਸਨ _ ਅਤੇ _ਗਿਦੜ _ਹੁੰਕਾਰ _('ਫਿਕਰੰਤ`) ਰਹੇ _ ਸਨ।੧੩੬। 

ਲਹੂ _ਵਿਚ _ਰੰਗਣ _ਵਾਲੀ ਅਤੇ ਨਸ਼ਟ _ਨ_ ਹੋ ਸਕਣ ਵਾਲੀ ਦੇਵੀ ਪ੍ਰਸੰਨ ਹੋ ਕੇ 
ਫਿਰ ਰਹੀ ਸੀ। ਸ਼ੇਰ _('ਕੇਹਰ”) ਦਹਾੜਦਾ ਹੋਇਆ ਘੁੰਮ ਰਿਹਾ ਸੀ ਅਤੇ _ਰਣ-ਭੂਮੀ ਵਿਚ 
ਨਿਰੰਤਰ _ ਕਲੋਲ _ਕਰ ਰਿਹਾ _ਸੀ।੧੩੭। 

ਢੋਲਾਂ ਦੀ _ਢੰਮ _ਢੰਮ _ਢੰਮਕ ਹੋ ਰਹੀ ਸੀ, _ਬਰਛਿਆਂ ਦੀ ਧੰਮ ਧੈਮ ਦੀ ਧਮਕ 
ਹੋਂ ਰਹੀ _ਸੀ। (ਵੀਰ ਯੋਧੇ) ਕ੍ਰੋਧ _ਨਾਲ _ਬਹਿ ਬਹਿ ਕਰਦੀਆਂ ਕ੍ਰਿਪਾਨਾਂ ਚਲਾਉਂਦੇ _ਸਨ 
ਅਤੇ _ਯੋਧੇ ਯੁੱਧ _ਵਿਚ _ਜੂਝ _ਰਹੇ _ ਸਨ।੧੩੮। 
ਦੰਹਰਾ 

ਦੈਂਤਾਂ ਦੀ ਸਾਰੀ ਸੈਨਾ ਭਜ ਗਈ, (ਇਹ ਸਥਿਤੀ) ਸੁੰਭ ਨੇ ਆਪਣੀਆਂ ਅੱਖਾਂ ਨਾਲ 
ਵੇਖ ਲਈ। (ਉਸ ਦੇ) ਨੇੜੇ ਜਿਤਨੇ ਵੀ _ਲੜਾਕੇ ਸੂਰਮੇ (ਮੌਜੂਦ ਸਨ), ਉਨ੍ਹਾਂ ਪ੍ਰਤਿ (ਇਸ 
ਤਰ੍ਹਾਂ) _ਬਚਨ _ਬੋਲਿਆ।੧੩੯। 


ਸੀ _ਦਸਮ-ਗ੍ਰੰਥ _ਸਾਹਿਬ 


ਨਰਾਜ ਛੱਦ 
ਨਿਸੁੰਭ ਸੁੰਭ ਕੋਪ ਕੈ। ਪਠਿਯੋ ਸੁ ਪਾਵ ਰੋਪ ਕੈ। 
ਕਹਿਯੋ ਕਿ ਸੀਘੁ _ਜਾਈਯੋ। _ਦੁਗਾਹਿ _ਬਾਧ _ਲ੍ਯਾਈਯੋ। _੧੮। _੧੪0। 
ਸੁ ਸੈਣ ਸਜਿ ਕੈ। ਸਕੋਪ ਸੂਰ ਗਜਿ ਕੈ। 
ਉਠੈ ਬਜੰਤ੍ਰ ਬਾਜਿ ਕੈ। _ਚਲਿਯੋ ਸੁਰੇਸੁ ਭਾਜਿ ਕੈ। ੧੯। ੧੪੧। 
ਅਨਤ ਸੂਰ _ਸੈਗਿ ਲੈ। _ਚਲਿਯੋ _ਸੁਦੁੰਦਭੀਨ ਦੈ। 
ਹਕਾਰਿ ਸੂਰਮਾ ਭਰੇ। _ਬਿਲੋਕਿ ਦੇਵਤਾ ਡਰੇ। ੨0। _੧੪੨। 


੭ਹਭਾਰ ਛੰਦ 
ਕੌਪਿਯੋਂ ਸੁਰੇਸ। _ਬੁਲਿਯੋ _ਮਹੇਸ। 
ਕਿਨੋ _ਬਿਚਾਰ। _ਪੁਛੇ _ਜੁਝਾਰ। _੨੧। ੧੪੩। 
ਕੀਜੈ ਸੁ ਮਿਤ੍ਰ। ਕਉਨੇ ਚਰਿਤੁ। 
ਜਾਤੇ ਸੁ _ਮਾਇ। _ਜੀਤੈ ਬਨਾਇ। ੨੨। ੧੪੪੧ 
ਸਕਤੈ _ਨਿਕਾਰ। ਭੇਜੋ _ਅਪਾਰ। 
ਸਤ੍ਨ ਜਾਇ। _ਹਨਿ ਹੈ ਰਿਸਾਇ। ੨੩। ੧੪੫। 
ਸੋਈ ਕਾਮ _ਕੀਨ। _ਦੇਵਨ ਪੁਬੀਨ। 
ਸਕਤੈ _ਨਿਕਾਰਿ। ਭੇਜੀ ਅਪਾਰ। _੨੪। ੧੪੬। 


ਨਰ ਨਰਾਜ ਛੰਦ 
ਚਲੀ ਸਕਤਿ ਸੀਘੂ ਸ੍ਰੀ ਕ੍ਰਿਪਾਣਿ ਪਾਣਿ ਧਾਰ ਕੈ। 
ਉਠੇ 


ਇੱ ਚ 


ਬਿਸੇਖ ਦੇਵਤਾ ਰੂ ਬੀਰ ਬਾਣ ਧਾਰ ਬੁਠਹੀ। ੨੫। ੧੪੭। 


ਰਸ਼ਾਵਲ ਛੱਟਾ 

ਸਕਤਿ ਐ ਕੈ। ਚਲੀ ਸੀਸ ਨਿਐ ਕੈ। 

ਅਸਤੂ _ਧਾਰੇ। ਮਹਾ ਬੀਰ ਮਾਰੇ। ੨੬। ੧੪੮। 
ਰਕਤ ਨੈਣੈ। ਬਕੈ ਬੰਕ ਬੈਣੈ। 

ਅਸਤੁ _ਪਾਣੈ। ਕਟਾਰੀ ਕ੍ਰਿਪਾਣੈ। ੨੭। _੧੪੯। 
ਦੈਤ ਗਾਜੇ। ਤੁਰੀ ਨਾਦ ਬਾਜੇ। 

ਚਾਰ ਚਰਮੰ। ਸੂਜੇ ਕੂਰ ਬਰਮੰ। ੨੮। ੧੫0। 
ਓਰ _ਗਰਜੇ। ਸਬੈ ਦੇਵ ਲਰਜੇ। 

ਤਿਛ ਤੀਰੋ। ਕਟੇ ਚਉਰ ਚੀਰੈ। ੨੯। ੧੫੧ 


0,£. 3, %& ਕੇ ਕੇ. ਗ੍ਰੋ ਐ 


ਚੰਡੀ _ਚਰਿਤ੍ਰ-੨ ੧੪੫ 
ਨਰਾਲ _ਛੱਟ 
ਕ੍ਰੋਧ _ਨਾਲ ਸੁੰਭ _ਨੇ _ਧਰਤੀ _ਉਤੇ _ਪੈਰ _ਗਡਦੇ ਹੋਇਆਂ _ਨਿਸੁੰਭ ਨੂੰ _ਭੇਜਿਆ _ਅਤੇ 
ਕਿਹਾ _ਕਿ _ਜਲਦੀ _ਜਾਓ _ ਅਤੇ _ਦੁਰਗਾ _ ਨੂੰ ਬੰਨ੍ਹ _ਲਿਆਓ।੧੪0। 


ਉਹ _ ਸੈਨਾ ਨੂੰ ਸਜਾ ਕਰੋਧਵਾਨ ਹੋਇਆ ਅਤੇ ਚੜ੍ਹ __ਪਿਆ। (ਸੈਨਿਕ) ਵਾਜੇ 
ਚੜ੍ਹਤ ਨੂੰ ਵੇਖ ਕੇ) ਇੰਦਰ ਭਜ _ਚਲਿਆ।੧੪੧। 


ਫ਼ੀ ਨ 
ਅਣਗਿਣਤ ਸੂਰਮਿਆਂ ਨੂੰ ਨਾਲ ਲੈ ਕੇ ਅਤੇ ਧੌਂਸਿਆਂ ਨੂੰ ਵਜਾ ਕੇ (ਨਿਸੁੰਭ) ਚੜ੍ਹ 
ਨ ਕੇ ਇਕੱਠਾ (ਭਰੇ) ਕਰ _ਲਿਆ (ਜਿੰਨ੍ਹਾਂ ਨੂੰ) ਵੇਖ 
ਕੇ ਦੇਵਤੇ ਡਰ _ਗਏ।੧੪੨। 
੭ਹਭਾਰ ਛੰਦ 
ਇੰਦਰ ਕੰਬ ਗਿਆ, ਮਹੇਸ਼ ਨੇ (ਉਸ ਨੂੰ) ਕੋਲ ਬੁਲਾਇਆ, (ਆਪਸ ਵਿਚ) ਸਲਾਹ 
ਕੀਤੀ ਅਤੇ ਸੈਨਿਕਾਂ ਬਾਰੇ _ਪੁਛਿਆ।੧੪੩। ਹੇ ਮਿਤਰ! ਉਹ ਕਿਹੜਾ _ਕੌਤਕ ਕਰੀਏ ਜਿਸ 
ਨਾਲ _ਦੁਰਗਾ _ਮਾਤਾ _ਦੀ _ ਚੰਗੀ _ਤਰ੍ਹਾਂ _ਜਿਤ _ਹੋ__ਜਾਏ।੧੪੪। _ (ਆਪਣੀਆਂ _ ਅਪਾਰ) 
ਸ਼ਕਤੀਆਂ ਨੂੰ ਕਢ ਲਵੋ ਅਤੇ (ਯੁੱਧ ਵਿਚ) ਭੇਜ ਦਿਓ (ਤਾਂ ਜੋ) ਜਾ ਕੇ ਕ੍ਰੋਧ ਨਾਲ ਵੈਰੀਆਂ 


ਨੂੰ ਮਾਰ _ਦੇਣ।੧੪੫। (ਉਨ੍ਹਾਂ) _ਪ੍ਰਬੀਨ ਦੇਵਤਿਆਂ ਨੇ _ਓਹੀ _ ਕੰਮ _ਕੀਤਾ। _ (ਆਪਣੀਆਂ) 


= = ਓਹ 


ਅਪਾਰ _ ਸ਼ਕਤੀਆਂ _ ਕਢ ਕੇ ਭੇਜ ਦਿੱਤੀਆਂ।੧੪੬। 
ਡਰੇ ਨਰਾਜ ਛੰਦ 

(ਉਹ) ਸ਼ਕਤੀਆਂ _ਤੁਰਤ _ਹੱਥਾਂ _ਵਿਚ ਤਲਵਾਰਾਂ _ਧਾਰਨ ਕਰ _ਕੇ _(ਯੁੱਧ-ਭੂਮੀ _ਵਲ) 
ਚਲ _ਪਈਆਂ। _(ਉਨ੍ਹਾਂ ਨੂੰ ਤੁਰਦਿਆਂ ਵੇਖ ਕੇ) ਵੱਡੇ ਵੱਡੇ ਗਿੱਧ ਡੌਰ ਭੌਰ ਹੋਕੇ 
ਡਾਕਣੀਆਂ _ ਡਕਾਰ _ਕੇ _ਤੁਰ _ਪਈਆਂ। _ਵਡੇ ਆਕਾਰ _ਵਾਲੇ ਕਾਂ _ਹਸਣ ਲਗੇ ਅਤੇ 
ਵੀ ਅੰਨ੍ਹੇ ਵਾਹ ਉਠਣ _ਲਗੇ। ਬਹੁਤ _ਸਾਰੇ ਦੇਵਤੇ ਅਤੇ _ਸੂਰਵੀਰ _ਬਾਣਾਂ _ਦੀ ਬਰਖਾ 
ਲਗੰ।੧੪੭। 
ਰਸ਼ਾਫਲ ਛੰਟ 

(ਦੇਵਤਿਆਂ ਦੀਆਂ) ਸਾਰੀਆਂ ਸ਼ਕਤੀਆਂ ਨੇ ਆ 
ਚਾਲੇ ਪਾ _ਦਿੱਤੇ। (ਉਨ੍ਹਾਂ ਨੇ) ਮਹਾਨ _ਅਸਤੁ _ਧਾਰ 
ਦਿੱਤਾ।੧੪੮। 

(ਉਨ੍ਹਾਂ ਦੇ) ਮੂੰਹਾਂ ਅਤੇ ਅੱਖਾਂ ਵਿਚੋਂ ਲਹੂ _ਉਤਰ ਰਿਹਾ ਸੀ ਅਤੇ _ਕਠੋਰ _ਬਚਨ 
ਬੋਲ ਰਹੀਆਂ _ਸਨ। _(ਉਨ੍ਹਾਂ ਨੇ) ਹੱਥਾਂ _ਵਿਚ _ਅਸਤ੍ਰ _ਅਤੇ _ਕਟਾਰਾਂ ਤੇ _ਕ੍ਰਿਪਾਨਾਂ _ਫੜੀਆਂ 
ਹੋਈਆਂ ਸਨ।੧੪੯। 

ਉਧਰੋਂ ਦੈਂਤ __ਗਜਦੇ ਸਨ, ਤੁਰੀਆਂ ਤੇ ਧੌਂਸੇ ਵਜਦੇ ਸਨ, ਹੱਥਾਂ ਵਿਚ ਸੁੰਦਰ ਢਾਲਾਂ 
ਧਾਰਨ _ ਕੀਤੀਆਂ _ ਹੋਈਆਂ _ ਸਨ __ ਅਤੇ _ ਕਠੋਰ _ ਕਵਚ ਪਹਿਨੇ ਹੋਏ _ ਸਨ।੧੫0। 

ਚੌਹਾਂ ਪਾਸਿਆਂ ਤੋਂ (ਦੈਂਤ) ਗਜ _ਰਹੇ ਹਨ, (ਉਨ੍ਹਾਂ ਦੀ ਗਰਜ ਨੂੰ ਸੁਣ ਕੇ) ਸਾਰੇ 
ਦੇਵਤੇ ਕੰਬ ਰਹੇ _ਸਨ। _ਤੀਖਣ ਤੀਰ ਛੁਟ ਰਹੇ ਸਨ ਅਤੇ (ਉਨ੍ਹਾਂ ਦੇ ਲਗਣ ਨਾਲ) ਚੌਰਾਂ 
ਅਤੇ _ ਬਸਤ੍ਰ _ਕਟੇ ਜਾ ਰਹੇ _ਸਨ।੧੫੧। 


ਸੀ _ਦਸਮ-ਗ੍ਰੰਥ _ਸਾਹਿਬ 


ਰੁਸੈ ਰੁਦੂ ਰਤੇ। ਮਹਾ ਤੇਜ ਤਤੇ। 
ਕਰੀ ਬਾਣ ਬਰਖੰ। ਭਰੀ ਦੇਬਿ ਹਰਖੰ। ੩0। ੧੫੨। 


ਇਤੇ ਦੇਬਿ ਮਾਰੇ। ਉਤੈ ਸਿੰਘੁ ਫਾਰੈ। 
ਗਣ _ਗੂੜ ਗਰਜੈ। ਸਬੈ ਦੈਤ ਲਰਜੇ। _੩੧। _੧੫੩। 


ਭਈ ਬਾਣ ਬਰਖਾ। ਗਏ ਜੀਤਿ ਕਰਖਾ। 
ਸਬੈ ਦੁਸਟ ਮਾਰੇ। ਮਈਯਾ ਸੰਤ ਉਬਾਰੇ। ੩੨। ੧੫੪। 
ਨਿਸੁੰਭੈ ਸੰਘਾਰਿਯੋ। ਦਲ ਦੈਤ ਮਾਰਿਯੋ। 
ਸਬੈ ਦੁਸਟ ਭਾਜੇ। ਇਤੈ ਸਿੰਘ ਗਾਜੇ। ੩੩। ੧੫੫ 
ਭਈ ਪੁਹਪ _ਬਰਖਾ। _ਗਾਏ ਜੀਤ _ਕਰਖਾ। 
ਜਯ _ਸੈਤ ਜੈਪੇ। ਤ੍ਸੇ ਦੈਤ ਕੈਪੇ। ੩੪। _੧੫੬। 
/ਇੱਤੇ ਸੰ ਲੰਚੇਤੂ _ਨਟਕੇ ਲੰਨ ਗੱਰੇਤੂੰ ਲੰਡ ਬਧਾ 
ਪੰਚਮ ਨਿਆਣੇ _ਨੰਰਨਨ ਸਤ _ਨਭਨ ਸਤ/ _੫/ 
ਅਥ ਸੁੰਭ ਜੁਧ ਕਥਨੰ 
ਭੁਸ਼ੰਨਾ ਪੁਯਾਤ ਛੰਦ 
ਲਘੂੰ ਭ੍ਰਾਤ ਜੁਝਿਯੋ _ਸੁਨਿਯੋ ਸੁੰਭ _ਰਾਯ। 
ਸਜੈ _ਸਸਤੁ _ਅਸਤੂੰ _ਚੜਿਯੋ _ਚਉਪ ਚਾਯੈ। 
ਭਯੋ ਨਾਦ _ਉਚੈ _ਰਹਿਯੋ ਪੂਰ ਗੈਣੈ। 
ਤੁਸੰ ਦੇਵਤਾ ਦੈਤ ਕੈਪਿਯੋ ਤ੍ਰਿਨੈਣੰ। ੧। _੧੫੭। 
ਡਰਿਯੋ ਚਾਰ _ਬਕਤ੍ਰੰ _ਟਰਿਯੋ ਦੇਵ ਰਾਜੇ। 
ਡਿਗੇ ਪਬ ਸਰਬ _ਸੁਜੇ ਸੁਭ ਸਾਜੈ। 
ਪਰੇ ਹੂਹ ਦੈ ਕੈ ਭਰੇ ਲੋਹ ਕ੍ਰੋਹੰ। 
ਮਨੋ ਮੇਰ ਕੋ ਸਾਤਵੋਂ ਸ੍ਰਿੰਗ ਸੋਹੈ। ੨। ੧੫੮। 
ਸਜਿਯੋ ਸੈਨ ਸੁਭ ਕੀਯੋ ਨਾਦ ਉਚੈ। 
ਸੁਣੈ ਗਰਭਣੀਆਨ ਕੇ _ਗਰਭ ਮੁਚੈ। 
ਪਰਿਯੋ ਲੋਹ ਕ੍ਰੋਹੰ ਉਠੀ ਸਸਤ੍ਰ _ਝਾਰੈ। 
ਚਵੀ _ਚਾਵਡੀ ਡਾਕਣੀਯ ਡਕਾਰੈ। _੩। ੧੫੯। 
ਬਹੇ _ਸਸਤ੍ਰ _ਅਸਤੁੰ ਕਟੇ ਚਰਮ _ਬਰਮੰ। 
ਭਲੇ ਕੈ ਨਿਬਾਹਿਯੋ ਭਟ ਸੁਆਮਿ _ਧਰਮੰ। 
ਉਠੀ ਕੂਹ ਜੂਹੇ ਗਿਰੇ ਚਉਰ ਚੀਰੈ। 
ਰੁਲੇ ਤਛ ਮੁਛੇ ਪਰੀ ਗਛ _ਤੀਰੈ। ੪। ੧੬0। 
ਗਿਰੇ ਅੰਕੁਸੈ ਬਾਰੁਣੈ ਬੀਰ ਖੇਤੇ। 
ਨਚੇ ਕੰਧ _ਹੀਣੈ ਕਬੈਧੈ ਅਚੇਤੈ। 
ਭਕਾ ਭੁੰਕ ਭੇਰੀ ਡਾਹ ਡੂਹ ਡੈਕੰ। ੫। ੧੬੧। 


ਚੰਡੀ _ਚਰਿਤ੍ਰ-੨ ੧੪੬ 


(ਸਾਰੇ) ਰੌਦਰ ਰਸ ਵਿਚ ਮਸਤ ਸਨ ਅਤੇ ਬਹੁਤ ਅਧਿਕ _ਤੇਜ _ਨਾਲ ਭੜਕੇ _ਹੋਏ 
ਸਨ। _ ਬਾਣਾਂ _ਦੀ _ ਬਰਖਾ _ ਕਰਦੇ _ਸਨ। _ਦੇਵੀ ਆਨੰਦ _ਨਾਲ _ਭਰਪੂਰ _ਸੀ। _੧੫੨। 

ਇਧਰੋ' ਦੇਵੀ ਮਾਰ _ਰਹੀ ਸੀ, ਉਧਰੋਂ ਸ਼ੇਰ ਪਾੜ ਰਿਹਾ ਹੈ। (ਸ਼ਿਵ) ਗਣਾਂ ਦੀ 
ਗੰਭੀਰ _ਗਰਜਨਾ _ਹੋ__ਰਹੀ _ਸੀ (ਜਿਸ ਕਰਕੇ) _ਸਾਰੇ ਦੈਂਤ ਕੰਬ _ਰਹੇ _ਸਨ।੧੫੩। 

ਬਾਣਾਂ ਦੀ ਬਰਖਾ ਹੋ __ਰਹੀ ਸੀ, ਜਿਤ ਦੇ ਛੰਦ ਗਾਏ ਜਾ ਰਹੇ ਸਨ, ਸਾਰੇ ਦੁਸ਼ਟ 
ਮਾਰ _ਦਿੱਤੇ ਗਏ ਸਨ ਅਤੇ ਮਾਤਾ ਦੁਰਗਾ _ਨੇ _ਸੰਤਾਂ ਦਾ ਉਧਾਰ ਕਰ ਦਿੱਤਾ _ਸੀ।੧੫੪। 

ਨਿਸੁੰਭ ਨੂੰ _ਸੰਘਾਰ ਦਿੱਤਾ ਗਿਆ ਸੀ, ਦੈੱਤਾਂ ਦੇ (ਸਾਰੇ) ਦਲ ਮਾਰੇ ਜਾ _ਚੁਕੇ ਸਨ, 
ਸਾਰੇ __ ਦੁਸ਼ਟ ਭਜ _ਗਏ ਸਨ ਅਤੇ _ਇਧਰ ਸ਼ੇਰ _ਗਜ ਰਿਹਾ _ਸੀ।੧੫੫। 

ਫੁਲਾਂ ਦੀ ਬਰਖਾ ਹੋਣ ਲਗ _ਗਈ, ਜਿਤ ਦੇ ਛੰਦ ਗਾਏ ਜਾਣ _ਲਗੇ। ਸੰਤ ਲੋਕ 
(ਦੁਰਗਾ _ਦੀ) _ਜੈ-ਜੈ-ਕਾਰ ਕਰ ਰਹੇ ਸਨ ਅਤੇ ਦੈਂਤ ਡਰ ਨਾਲ _ਕੰਬ _ਰਹੇ _ਸਨ।੧੫੬। 

/ਟੈਲੋਂ ਨੀਂ _ਲਦਤੁ ਨਾਟਕ ਦੇ ਲੰਡੀ-ਜਾੰਨਤੂ ਦੇ ਪੁਸੰਨਾ ਦਾ _“ਨੋਲੰਭ-ਠਸ਼” 
ਨਾਂ ਫਾਲਾ _ਪੰਲਫਾਂ ਆਹ%ੰਟ _ਗਆਘਤਾਂ _੫/ 
ਹੁਣ ਸੁੰਭ ਦੇ ਯੁੱਧ ਦਾ ਕਥਨ 

ਭੁਸ਼ੰਨਾ ਪੁਯਤ ਛੰਦ 

ਰਾਜ ਸੁੰਭ ਨੇ (ਜਦੋਂ) ਛੋਟੇ ਭਰਾ ਦੇ ਮਾਰੇ ਜਾਣ ਦੀ ਗੱਲ ਸੁਣੀ (ਤਦੋਂ ਉਸ ਨੇ) 
ਅਸਤੁ _ਅਤੇ _ਸ਼ਸਤੁ _ਸਜਾਏ ਅਤੇ _ਬੜੇ ਚਾਉ ਨਾਲ (ਯੁੱਧ _ਲਈ) ਚੜ੍ਹ _ਚਲਿਆ। _ਬਹੁਤ 
ਜ਼ੋਰ ਦਾ ਨਾਦ ਹੋਇਆ (ਜਿਸ ਨਾਲ) _ਸਾਰਾ ਆਕਾਸ਼ ਗੂੰਜ _ਉਠਿਆ। (ਉਸ) ਦੈੱਤ ਕੋਲੋਂ 
ਦੇਵਤੇ ਡਰ _ਗਏ ਅਤੇ ਸ਼ਿਵ _('ਤ੍ਰਿਨੈਣੰ”) ਵੀ _ਕੰਬ _ਗਿਆ।੧੫੭। 

ਬੁਹਮਾ _('ਚਾਰ _ਬਕਤੁੰ”) _ਡਰ _ਗਿਆ ਅਤੇ _ਦੇਵਰਾਜ ਇੰਦਰ ਵੀ ਡੋਲ _ਗਿਆ। 
ਸਾਰੇ ਪਰਬਤ _ਡਿਗ _ਪਏ _ਸਨ। (ਉਸ ਦੈੱਤ ਨੇ) ਚੰਗੀ ਤਰ੍ਹਾਂ ਸੈਨਿਕ _ਸਾਜ ਸਜਾਇਆ 
ਹੋਇਆ ਸੀ। (ਉਹ) ਕ੍ਰੋਧ ਨਾਲ ਲਾਲ ਹੋਏ ਹੂ-ਹਾ ਕਰਦੇ (ਇੰਜ ਲਗ ਰਹੇ ਸਨ) ਮਾਨੋ 
ਸੁਮੇਰ ਪਰਬਤ _ਦੀ _ ਸੱਤਵੀਂ ਚੋਟੀ _ਹੋਵੇ।੧੫੮। 

ਸੁੰਭ _ਨੇ ਸੈਨਾ ਸਜਾਈ _ਅਤੇ ਉੱਚਾ _ਨਾਦ _ਕੀਤਾ _(ਜਿਸ ਨੂੰ) ਸੁਣ ਕੇ ਗਰਭਿਤ 
ਇਸਤਰੀਆਂ _ਦੇ _ਗਰਭ-ਪਾਤ _ਹੋ__ਗਏ। _ਕ੍ਰੋਧਵਾਨ _(ਸ਼ੂਰਵੀਰਾਂ ਦਾ) ਲੋਹਾ _ਖੜਕਣ _ਲਗਿਆ 
ਅਤੇ ਸ਼ਸਤ੍ਰ _(ਦੇ _ਵਜਣ ਨਾਲ) _ਚਿੰਗਾਰੀਆਂ _ਉਠਣ _ਲਗੀਆਂ। _ਚੁੜੇਲਾਂ _ਬੋਲ _ਰਹੀਆਂ _ਸਨ 
ਅਤੇ _ ਡਾਕਣੀਆਂ _ ਡਕਾਰ ਰਹੀਆਂ _ ਸਨ।੧੫੯। 

ਅਸਤੁ _ਅਤੇ ਸ਼ਸਤ੍ਰ _ਚਲ ਰਹੇ ਸਨ ਅਤੇ ਢਾਲਾਂ ਤੇ ਕਵਚ _('ਬਰਮੰ”) ਕਟੇ ਜਾ 


ਦੀ 
ਵਿਚ _ਅੰਕੁਸ਼, ਹਾਥੀ (“ਬਾਰਣੰ`) ਅਤੇ _ਸੂਰਵੀਰ ਡਿਗ ਰਹੇ ਸਨ, ਮੋਢਿਆਂ 
ਤੋਂ ਬਿਨਾ ਧੜ ਅਚੇਤ _ਨਚ _ਰਹੇ ਸਨ, ਵੱਡੀਆਂ ਗਿੱਧਾਂ ਉਡ ਰਹੀਆਂ ਸਨ ਅਤੇ ਭਿਆਨਕ 
ਕਾਂ ਸ਼ੋਰ ਪਾ ਰਹੇ _ਸਨ। _ਭੇਰੀਆਂ ਤੋਂ _ਭਕ-ਭਕ _ ਅਤੇ _ਡਗਿਆਂ ਤੋਂ _ਡਹਿ-ਡਹਿ ਆਵਾਜ਼ 
ਨਿਕਲ ਰਹੀ _ਸੀ।੧੬੧। 


ਸੀ _ਦਸਮ-ਗ੍ਰੰਥ ਸਾਹਿਬ 


ਟੋਪੰ ਢਕਾ ਢੁਕ _ਢਾਲੋ। 
ਤੇਗੰ _ਬਕੇ _ਬਿਕਰਾਲੈ। 
ਧਮਾ ਧੈਮਿ ਸਾਂਗੇ। 
ਹੂਲੈ ਸੁਣਿਯੋ ਲੋਗ ਨਾਗੇ। ੬। _੧੬੨। 


ਕਰ 
ਕੇ ਕੈ ਗੋ 
ਕੌ 


ਡਕੀ _ਡਾਗਣੀ ਜੋਗਣੀਯੈ _ਬਿਤਾਲੰ। 
ਨਚੇ ਕੰਧ _ਹੀਣੈ _ਕਬੈਧੈ _ਕਪਾਲੰ। 
ਹਸੇ ਦੇਵ ਸਰਬੈ _ਰਿਸ੍ਯੋ ਦਾਨਵੇਸੈ। 
ਕਿਧੋ ਅਗਨਿ _ਜੁਆਲੰ ਭਯੋ ਆਪ ਭੇਸੈ। _੭। ੧੬੩। 
ਦੰਹਰਾ 
ਸੁਭਾਸੁਰ ਜੇਤਿਕੁ ਅਸੁਰ ਪਠਏ ਕੋਪੁ _ਬਢਾਇ। 
ਤੇ ਦੇਬੀ ਸੋਖਤ ਕਰੇ ਬੂੰਦ ਤਵਾ ਕੀ ਨਿਆਇ। ੮। ੧੬੪। 


ਨਰਾਜ _ਛੰਟਾ 
ਸੁ ਬੀਰ ਸੈਣ ਸਜਿ ਕੈ। ਚੜਿਯੋ ਸੁ ਕੋਪ ਗਜਿ ਕੈ। 
ਚਲਿਯੋ ਸੁ ਸਸਤ੍ਰ ਧਾਰ ਕੈ। ਪੁਕਾਰ ਮਾਰੁ ਮਾਰ ਕੈ। ੯। ੧੬੫। 


ਅੱਗੰਤ _ਅਸਭਾਰ ਛੰਦ 
ਕਾਗੜਦੇ ਕੜਾਕ। ਤਾਗੜਦੇ ਤੜਾਕ। 
ਸਾਗੜਦੈ ਸੁ _ਬੀਰ। _ਗਾਗੜਦੈ _ਗਹੀਰ। _੧0। _੧੬੬। 
ਨਾਗੜਦੇ ਨਿਸਾਣ। ਜਾਗੜਦੰ ਜੁਆਣ। 
ਨਾਗੜਦੀ ਨਿਹੰਗ। _ਪਾਗੜਦੀ ਪਲੰਗ। ੧੧। ੧੬੭। 


ਤਾਗੜਦੀ ਤਮਕਿ। ਲਾਗੜਦੀ ਲਹਕਿ। 
ਕਾਗੜਦੇ _ਕ੍ਰਿਪਾਣ। _ਬਾਹੈ ਜੁਆਣ। ੧੨। ੧੬੮। 
ਖਾਗੜਦੀ ਖਤੰਗ। ਨਾਗੜਦੀ ਨਿਹੰਗ। 


ਛਾਗੜਦੀ ਛੁਟੰਤ। ਆਗੜਦੀ ਉਡੰਤ। ੧੩। ੧੬੯। 


ਪਾਗੜਦੀ ਪਵੰਗ। ਸਾਗੜਦੀ ਸੁਭੰਗ। 
ਜਾਗੜਦੀ ਜੁਆਣ। ਝਾਗੜਦੀ ਜੁਝਾਣਿ। ੧੪। ੧੭0। 
ਝਾਗੜਦੀ ਝੜੰਗ। ਕਾਗੜਦੀ ਕੜੰਗ। 
ਤਾਗੜਦੀ ਤੜਾਕ। ਚਾਗੜਦੀ ਚਟਾਕ। ੧੫। ੧੭੧। 


ਘਾਗੜਦੀ ਘਬਾਕ। ਭਾਗੜਦੀ ਭਭਾਕ। 
ਕਾਗੜਦੌ _ਕਪਾਲਿ। _ਨਚੀ _ਬਿਕ੍ਰਾਲ। ੧੬। ੧੭੨। 
ਨਰਾਜ ਛੱਦ 
ਅਨੰਤ ਦੁਸਟ ਮਾਰੀਯ। _ਬਿਅੰਤ ਸੋਕ _ਟਾਰੀਯੰ। 
ਕਮੰਧ ਅੰਧ _ਉਠੀਯੈ। _ਬਿਸੇਖ _ਬਾਣ _ਬੁਠੀਯੰ। _੧੭। _੧੭੩। 


ਚੰਡੀ _ਚਰਿਤ੍ਰ-੨ ੧੪੭ 


ਟਕ-ਟਕ ਟੋਪਾਂ ਦੀ, _ਢਕ-ਢਕ _ਢਾਲਾਂ _ਦੀ _(ਆਵਾਜ਼ ਆ ਰਹੀ ਸੀ), ਤਲਵਾਰਾਂ 
ਭਿਆਨਕ _ ਸ਼ਬਦ _ਕਰਦੀਆਂ ਹੋਈਆਂ _ਵਢਾ-ਟੁਕੀ _ਕਰ ਰਹੀਆਂ _ਸਨ। _ਵੀਰ _ਯੋਧਿਆ ਵਿਚ 
ਜੁਲ ਹੋਂ ਰਹੀ ਸੀ ਅਤੇ ਬਰਛਿਆਂ (ਦੇ ਲਗਣ ਨਾਲ) ਧੰਮ ਧੰਮ (ਦੀ ਆਵਾਜ਼ ਨਿਕਲ 


ਹਿਲ 
ਰਹੀ _ਸੀ)। ਇਤਨਾ _ਹਲਾ-ਗੁਲਾ ਹੋ ਰਿਹਾ ਸੀ ਕਿ ਪਾਤਾਲ (ਨਾਗ _ਲੋਕ) ਵਿਚ ਸੁਣਾਈ 
ਪੈ ਰਿਹਾ ਸੀ।੧੬੨। 


ਡਾਕਣੀਆਂ, ਜੋਗਣਾਂ ਅਤੇ _ਬੈਤਾਲ ਬੋਲਦੇ ਸਨ, _ਬਿਨਾ _ਸਿਰ _ਅਤੇ ਮੋਢਿਆਂ ਦੇ ਧੜ 
ਨਚ ਰਹੇ _ਸਨ। ਸਾਰੇ ਦੇਵਤੇ ਹਸ ਰਹੇ ਸਨ ਅਤੇ ਦੈੱਤ ਰਾਜਾ ਕ੍ਰੋਧਵਾਨ ਹੋ ਰਿਹਾ ਸੀ, 
ਮਾਨੋ _ਉਸ _ਦਾ ਸਰੂਪ _ ਅਗਨੀ _ਦੀ ਲਾਟ _ ਵਰਗਾ _ ਹੋਵੇ।੧੬੩। 

ਦੰਹਾ। 


ਸੁੰਭ ਦੈੱਤ ਨੇ ਕ੍ਰੋਧ ਵਧਾ ਕੇ ਜਿਤਨੇ ਵੀ ਦੈਂਤ (ਯੁੱਧ-ਭੂਮੀ) ਵਿਚ ਭੇਜੇ ਸਨ, ਉਨ੍ਹਾਂ 


ਨੂੰ ਦੇਵੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ ਜਿਵੇਂ ਤੱਤੇ ਤਵੇ ਉਤੇ ਪੈਂਦਿਆਂ (ਪਾਣੀ ਦੀ) 
ਬੂੰਦ ਸੁਕ _ਜਾਂਦੀ _ਹੈ।੧੬੪। 
ਨਰਾਲ _ਛੱਟ 

ਚੰਗਿਆਂ _ਸੂਰਵੀਰਾਂ ਦੀ ਫ਼ੌਜ _ਸਜਾ ਕੇ, ਪੂਰੇ ਕ੍ਰੋਧ _ਨਾਲ _ਗਜਦਾ ਹੋਇਆ _(ਸੁੰਭ) 
ਚੜ੍ਹ __ਪਿਆ। ਉਹ ਸ਼ਸਤ੍ਰ _ਧਾਰ ਕੇ ਅਤੇ ਮਾਰੋ _ਮਾਰੋ _ਪੁਕਾਰਦਾ _ਹੋਇਆ _ਚਲ 
'”ਪਿਆ।੧੬੫। 


ਅੱਗੰਤ ਅਸਭਾਰ ਛੰਦ 

ਕੜਾਕ-ਕੜਾਕ _ ਅਤੇ _ਤਾੜ-ਤਾੜ _ਦੀ ਧੁਨੀ _ਹੋ ਰਹੀ _ਸੀ। _ਸੂਰਵੀਰ _ਗੜਗੜ 
ਕਰਦੇ _ਹੋਏ ਗਰਜ _ਰਹੇ _ ਸਨ।੧੬੬। _ਨਾਦ _ਕਰ _ਰਹੇ ਸਨ, ਜੁਆਨ _ਜੂਝ _ਰਹੇ ਸਨ, 
ਮਗਰਮੱਛਾਂ (ਨਿਹੰਗ) ਵਾਂਗ ਇਕ ਦੂਜੇ ਨੂੰ _ਪਕੜਦੇ _ਸਨ ਅਤੇ _ਚਿਤਰਿਆਂ ਵਾਂਗ _ਉਛਲ 
ਕੇ ਪੈਂਦੇ _ਸਨ।੧੬੭। 

ਗੁੱਸੇ _ਨਾਲ _ਤਾੜਦੇ ਹੋਏ _ਦਗ-ਦਗ _ਕਰੇ__ਰਹੇ _ਸਨ। _ਸੂਰਵੀਰ _ਕਠੌਰ _ਕ੍ਰਿਪਾਨਾਂ 
ਚਲਾ _ਰਹੇ _ਸਨ।੧੬੮। _ ਖਰ-ਖਰ _ ਕਰਦੇ ਤੀਰ _('ਖਤੰਗ”) ਸੂਰਮਿਆਂ _(ਨਿਹੰਗਾਂ) ਨੇ 
ਫੜੇ _ਹੋਏ ਸਨ, _ਛੜ-ਛੜ ਕਰਦੇ _ਛੁਟਦੇ ਸਨ ਅਤੇ ਅਗੋਂ ਆਣ ਵਾਲਿਆਂ ਨੂੰ ਉਡਾਉਂਦੇ 
ਜਾਂਦੇ ਸਨ।੧੬੯। 

ਪਗੜੀਆਂ _ਵਾਲੇ (ਯੋਧੇ), ਘੋੜੇ _('ਪਵੰਗ”) ਅਤੇ _ਸੁੰਦਰ ਅੰਗਾਂ _ਵਾਲੇ ਸੂਰਮੇ _ਜਗਹ 
ਜਗਹ ਉਤੇ ਜੁਆਨ _ਝਗੜਦੇ _ ਅਤੇ _ਜੂਝਦੇ _ਸਨ।੧੭0। _ਝੜ-ਝੜ _ ਕਰਦੇ _ਝੜਦੇ _ ਸਨ, 
ਕੜ-ਕੜ ਕਰਦੇ _ਕੜਕਦੇ _ ਸਨ, _ਤੜ-ਤੜ ਕਰਦੇ (ਗੋਲੇ) ਨਿਕਲਦੇ _ ਸਨ __ ਅਤੇ _ ਚੜ- 
ਚੜ ਕਰਦੇ _(ਬਰਛੇ) ਵਜਦੇ _ਸਨ।੧੭੧। 

ਘੜ-ਘੜ _ (ਪੇਟ _ਵਿਚ ਗੋਲੇ) _ਵਜਦੇ _ਸਨ, _ਭੜ-ਭੜ ਕਰਦੇ (ਜ਼ਖਮਾਂ ਦੇ) ਮੂੰਹ 
ਖੁਲਦੇ _ਸਨ। _(ਯੁੱਧ-ਭੂਮੀ _ਵਿਚ) ਭਿਆਨਕ _ਰੂਪ _ਧਾਰਨ _ਕਰਕੇ _ਕਪਾਲੀ (ਕਾਲਕਾ) _ਨਚ 
ਰਹੀ _ਸੀ।੧੭੨। 


0੨੧੨ 


ਨਰਾਜ ਛੰਦ 


( ਨੇ) ਬੇਅੰਤ ਦੁਖ ਦੂਰ _ਕਰ ਦਿੱਤੇ ਸਨ। ਅੰਨ੍ਹੇ 


ਸਨ ਵਿਸ਼ੇਸ਼ _ਢੰਗ _ ਨਾਲ _ ਤੀਰ ਚਲਾਉਂਦੇ _ਸਨ।੧੭੩। 


ਕੇ 
ਵਾਹ ਧੜ _ਉਠ ਰਹੇ ਅਤੇ 


ਸੀ _ਦਸਮ-ਗ੍ਰੰਥ _ਸਾਹਿਬ 


ਕੜਕਾ _ਕਰਮੁਕ ਉਧੰ। ਸੜਾਕ _ਸੈਹਥੀ ਜੁਧੈ। 
ਬਿਅੰਤ ਬਾਣਿ _ਬਰਖਯੋ। _ਬਿਸੇਖ ਬੀਰ ਪਰਖਯੋ। _੧੮। _੧੭੪। 


ਆੰਗੰਤਿ ਨਰਾਜ਼ ਡੱਟ 

ਕੜਾ ਕੜੀ ਕ੍ਪਾਣਸ਼ੀ। 

ਜਟਾ ਜੁਟੀ ਜੁਆਣਯੀ। 

ਸੁਬੀਰ ਜਾਗੜਦੇ ਜਗੇ। 

ਲੜਾਕ ਲਾਗੜਦੇ ਪਗੇ। ੧੯। ੧੭੫। 

ਰਸ਼ਾਫਲ” ਛੰਦ 

ਝਮੀ ਤੇਗ ਝਟ। ਛੁਰੀ ਛਿਪੁ ਛੁਟ। 
ਗੁਰੈ ਗੁਰਜ ਗਟੰ। ਪਲੰਗੰ _ਪਿਸਟੈ। ੨0। ੧੭੬। 
ਕਿਤੇ ਸ੍ਰੋਣ ਚਟੈ। ਕਿਤੇ ਸੀਸ ਫੁਟੈ। 
ਕਹੂੰ ਹੂਹ ਛੁਟੰ। ਕਹੂੰ ਬੀਰ ਉਠੰ। ੨੧। ੧੭੭। 
ਕਹੂੰ ਧੂਰਿ ਲੁਟੈ। ਕਿਤੇ ਮਾਰ ਰਟੋ। 
ਭਣੈ ਜਸ ਭਟੈ। ਕਿਤੇ ਪੇਟ ਫਟ। ੨੨। ੧੭੮। 
ਭਜੇ ਛਤ੍ਰਿ ਥਟ। ਕਿਤੇ ਖੂਨ ਖਟ। 
ਕਿਤੇ ਦੁਸਟ ਦਟ। ਫਿਰੇ ਜ੍ਯੋ _ਹਰਟੈ। ੨੩। ੧੭੯। 
ਸਜੇ ਸੂਰ _ਸਾਰੇ। ਮਹਿਖੁਆਸ ਧਾਰੇ। 
ਲਏ ਖਗਆਰੇ। ਮਹਾ ਰੋਹ ਵਾਰੇ। ੨੪। ੧੮0। 
ਸਹੀ ਰੂਪ ਕਾਰੇ। ਮਨੋ _ਸਿੰਧੁ ਖਾਰੇ। 
ਕਈ ਬਾਰ _ਗਾਰੀ। ਸੁ ਮਾਰੈ ਉਚਾਰੇ। ੨੫। ੧੮੧॥। 


ਭਵਾਨੀ ਪਛਾਰੇ। ਜਵਾ ਜੇਮਿ ਜਾਰੇ। 
ਬਡੇਈ ਲੁਝਾਰੇ। ਹੁਤੇ ਜੇ ਹੀਏ ਵਾਰੇ। ੨੬। ੧੮੨। 


ਇਕੇ ਬਾਰ ਟਾਰੇ। ਠਮੌ ਨੋਕਿ ਠਾਰੇ। 
ਬਲੀ ਮਾਰ ਡਾਰੇ। _ਢਮਕੇ _ਢਢਾਰੇ। ੨੭। ੧੮੩। 


ਬਹੇ _ਬਾਣਣਿਆਰੇ। _ਕਿਤੈ ਤੀਰ ਤਾਰੇ। 
ਲਖੇ ਹਾਥ _ਬਾਰੇ। ਦਿਵਾਨੇ ਦਿਦਾਰੇ। ੨੮। ੧੮੪। 


ਹਣੇ ਭੂਮਿ ਪਾਰੇ। ਕਿਤੇ ਸਿੰਘ ਫਾਰੇ। 
ਕਿਤੇ ਆਪੁ ਬਾਰੇ। ਜਿਤੇ ਦੈਤ ਭਾਰੇ। ੨੯। ੧੮੫। 


ਚੰਡੀ _ਚਰਿਤ੍ਰ-੨ ੧੪੮ 


ਧਨੁਸਾਂ _('ਕਰਮੁਕੰ) ਦੀ _ਕੜਾਕ-ਕੜਾਕ _ਦੀ _ਉਂਚੀ ਧੁਨੀ ਅਤੇ _ਸੜ-ਸੜ __ ਕਰਦੀਆਂ 
ਸੈਹੱਥੀਆਂ ਦੀ ਆਵਾਜ਼ ਹੋ ਰਹੀ _ਸੀ। ਬੇਅੰਤ (ਸੂਰਮੇ) _ਬਾਣਾਂ ਦੀ ਬਰਖਾ _ਕਰਦੇ ਸਨ ਅਤੇ 
ਵਿਸ਼ੇਸ਼ _ਸੂਰਮਿਆਂ _ਦੀ _ਪਰਖ _ਹੋ ਰਹੀ _ਸੀ।੧੭੪। 
ਅੱਗੀਤਿ ਨਰਾਜ਼ ਛੱਟਾ 

ਕ੍ਰਿਪਾਨਾਂ _ਦੀ _ਕੜ-ਕੜ _ਦੀ _(ਆਵਾਜ਼) _ ਹੁੰਦੀ _ਸੀ, _ਜੁਆਨ _ (ਇਕ-ਦੂਜੇ _ਨਾਲ) 
ਗੁਥਮ _ਗੁਥਾ ਹੋ ਰਹੇ _ਸਨ। _ਸੂਰਵੀਰ ਉਤੇਜਿਤ _ਸਨ ਅਤੇ _ਲੜਾਕਿਆਂ ਨਾਲ ਆ ਕੇ ਲੜ 
ਰਹੇ ਸਨ।੧੭੫। 
ਰਸ਼ਾਫਲ ਛੰਟ 

(ਸੂਰਮੇ) _ਝਟ-ਪਟ _ਤੇਗਾਂ _ਚਮਕਾਉਂਦੇ ਸਨ, _ਛੁਰੀਆਂ 
ਭਾਰੀ _(ਗੁਰੰ) ਗੁਰਜਾਂ _ਨੂੰ _ਗਟ-ਗਟ ਕਰਦੇ ਸ਼ੇਰ _ਦੀ ਮਾਰਦੇ _ ਸਨ।੧੭੬। 

ਕਿਤੇ _(ਗਿਦੜ ਆਦਿ ਸੂਰਮਿਆਂ ਦਾ) ਲਹੂ _ਚਟ ਸਨ, ਕਿਤੇ ਸਿਰ ਫੁਟੇ ਪਏ 
ਸਨ, ਕਿਤੇ _ਹਲਾ-ਗੁਲਾ ਹੋ. ਰਿਹਾ ਹੈ ਅਤੇ ਕਿਤੇ ਵੀਰ ਯੋਧੇ ਫਿਰ _ਉਠ _ਖੜੋਤੇ ਸਨ।੧੭੭। 

ਕਿਤੇ (ਸੂਰਮੇ) ਧੂੜ _ਵਿਚ _ਲੇਟੇ ਪਏ ਸਨ, ਕਿਤੇ ਮਾਰੋਂ-ਮਾਰੋ ਬੋਲ ਰਹੇ ਸਨ, _ਕਿਤੇ 
ਭੱਟ ਲੋਕ ਯਸ਼ ਗਾ ਰਹੇ ਸਨ ਅਤੇ ਕਿਤੇ ਪਾਟੇ ਹੋਂ 

ਕਿਤੇ _ਛਤਰਾਂ ਨੂੰ ਧਾਰਨ ਕਰਨ _ਵਾਲੇ ਭਜੇ ਸਨ 
ਰਿਹਾ ਸੀ _('ਖਟੰ”), ਕਿਤੇ ਦੁਸ਼ਟਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਅਤੇ ਕਿਤੇ (ਵੀਰ ਯੋਧੇ) 
ਹਰਟ _ ਵਾਂਗ _ਫਿਰ _ ਰਹੇ _ਹਨ।੧੭੯। 

ਸਾਰੇ _ਸੂਰਵੀਰ ਸਜੇ ਹੋਏ ਸਨ, (ਹੱਥ ਵਿਚ) ਧਨੁਸ਼ ('ਮਹਿਖੁਆਸ”) ਧਾਰੇ ਹੋਏ ਸਨ, 
(ਹੱਥ _ਵਿਚ) ਤਿਖੇ ਖੰਡੇ _ਲਏ ਹੋਏ _ਸਨ ਅਤੇ ਬਹੁਤ ਕ੍ਰੋਧ _ਵਾਲੇ _ਸਨ।੧੮0। 

(ਉਹ) ਠੀਕ _ਇਸ ਤਰ੍ਹਾਂ ਦੇ ਕਾਲੇ ਸਨ ਮਾਨੋ ਖਾਰਾ ਸਮੁੰਦਰ ਹੋਵੇ। (ਭਾਵੇਂ ਦੁਰਗਾ 
ਨੇ ਉਨ੍ਹਾਂ ਨੂੰ) ਕਈ ਵਾਰ ਨਸ਼ਟ _ਕੀਤਾ ਸੀ (ਪਰ _ਉਹ ਫਿਰ ਵੀ) ਮਾਰੋਂ-ਮਾਰੋਂ _ਪੁਕਾਰਦੇ 
ਸਨ।੧੮੧। 

ਜਿਹੜੇ _ਬਹੁਤ _ਲੜਾਕੇ _ਅਤੇ _ਤਕੜੇ _ ਹੌਂਸਲੇ _ਵਾਲੇ _ਸਨ। _ਭਵਾਨੀ _ਨੇ (ਉਨ੍ਹਾਂ ਨੂੰ) 
ਪਛਾੜ _ਦਿੱਤਾ, _ਜਿਵੇਂ _ਜਵਾਹੇ _ ਨੂੰ _(ਚੌਮਾਸੇ _ਦੀ _ ਬਰਖਾ) _ਸਾੜ _ ਦਿੰਦੀ _ਹੈ।੧੮੨। 

(ਦੇਵੀ ਨੇ ਦੈੱਤ ਵੀਰਾਂ ਨੂੰ) ਇਕ ਵਾਰ ਤਾਂ ਉਖਾੜ ਸੁਟਿਆ ਸੀ ਅਤੇ ਮਾਰ-ਮਾਰ 
ਕੇ ਠੰਡਾ _ਕਰ ਦਿੱਤਾ _ਸੀ। (ਬੜੇ _ਬੜੇ) _ਬਲਵਾਨਾਂ ਨੂੰ ਮਾਰ ਦਿੱਤਾ ਸੀ। ਢੱਢਾਂ ਦੀ ਢੌਮ 
ਢੋੇਮ _ਦੀ (ਧੁਨੀ _ਲਗਾਤਾਰ _ਹੋ__ਰਹੀ _ਹੈ)।੧੮੩। 

ਅਣੀਆਰੇ _ਤੀਰ _ਚਲਦੇ _ਸਨ, (ਉਨ੍ਹਾਂ) ਤੀਰਾਂ _ਨੇ ਕਿਤਨੇ _(ਯੁੱਧਵੀਰ) (ਯੁੱਧ ਰੂਪੀ 
ਨਦੀ ਤੋਂ) ਪਾਰ _ਕਰ ਦਿੱਤੇ ਸਨ। ਕਈ ਬਲਵਾਨ ਯੋਧੇ (ਦੇਵੀ ਨੂੰ) ਵੇਖ ਕੇ ਸੁੱਧ-ਬੁੱਧ ਭੁਲਾ 
ਬੈਠੇ ਸਨ।੧੮੪। 

(ਦੇਵੀ ਨੇ) ਕਈਆਂ (ਦੈਂਤਾਂ) ਨੂੰ ਮਾਰ ਕੇ ਭੂਮੀ ਉਤੇ ਪਾ ਦਿੱਤਾ ਅਤੇ __ ਕਈਆਂ 
ਨੂੰ ਸ਼ੇਰ ਨੇ ਪਾੜ _ਸੁਟਿਆ। ਕਿਤਨੇ ਹੀ ਵਡੇ ਵਡੇ ਹੰਕਾਰੀ ਦੈੱਤਾਂ ਨੂੰ (ਦੇਵੀ ਨੇ) ਆਪ 


ਜਿਤ _ਲਿਆ।੧੮੫। 


ਜੌਜੋਂ ਕੋਕੇ 
ਵਿਸ 


ਸੀ _ਦਸਮ-ਗ੍ਰੰਥ _ਸਾਹਿਬ 
ਤਿਤੇ ਅੰਤ ਹਾਰੇ। _ਬਡੇਈ ਅੜਿਆਰੇ। 
ਖਰੇਈ _ਬਰਿਆਰੇ। _ਕਰੂਰੇ _ਕਰਾਰੇ। _੩0। _੧੮੬। 


ਲਪਕੇ _ਲਲਾਹੇ। _ਅਰੀਲੇ ਅਰਿਆਰੇ। 
ਹਣੇ ਕਾਲ ਕਾਰੇ। ਭਜੇ ਰੋਹ ਵਾਰੇ। ੩੧। ੧੮੭। 


ਦੰਹਰਾ 


ਇਹ ਬਿਧਿ ਦੁਸਟ ਪੁਜਾਰ ਕੈ ਸਸਤ੍ਰ ਅਸਤ _ਕਰਿ _ਲੀਨ। 
ਬਾਣ ਬੂੰਦ ਪ੍ਰਿਥਮੈ ਸਿੰਘ ਨਾਦ ਪੁਨਿ _ਕੀਨ। ੩੨। ੧੮੮। 


ਰਸ਼ਾਵਲ ਛੰਟਾ 
ਸੁਣਿਯੋ ਸੁੰਭ ਰਾਯੰ। _ਚੜਿਯੋ _ਚਉਪ ਚਾਘੰ। 
ਸਜੇ _ਸਸਤ੍ਰ ਪਾਣੈ। ਚੜੇ _ਜੈਗਿ ਜੁਆਣੰ। ੩੩। ੧੮੯। 
ਲਗੈ ਢੋਲ ਢੈਕੇ। _ਕਮਾਣੈ ਕੜੋਕੇ। 
ਭਏ ਨਦ ਨਾਦੈ। ਧੁਣੈ ਨਿਰਬਿਖਾਦੇ। ੩੪। ੧੯0। 
ਚਮਕੀ ਕ੍ਰਿਪਾਣੈ। _ਹਠੇ ਤੇਜ ਮਾਣੈ। 
ਮਹਾਬੀਰ ਹੁੰਕੇ। ਸੁ _ਨੀਸਾਣ ਦੁਰੰਕੇ। ੩੫। ੧੯੧ 


ਚਹੂੰ ਓਰ _ਗਰਜੇ। _ਸਬੇ ਦੇਵ ਲਰਜੇ। 
ਸਰੈ ਧਾਰ _ਬਰਖੇ। ਮਈਯਾ ਪਾਣ ਪਰਖੇ। ੩੬। ੧੯੨। 
ਚੱਪਣਾ/ 


ਜੇ ਲਏ ਸਸਤ੍ਰ ਸਾਮੁਹੇ ਧਏ। _ਤਿਤੇ ਨਿਧਨ ਕਹੁੰ ਪ੍ਰਾਪਤਿ ਭਏ। 
ਝਮਕਤ ਭਈ ਅਸਨ ਕੀ ਧਾਰਾ। ਭਭਕੇ ਰੁੰਡ ਮੁੰਡ ਬ਼ਿਕਰਾਰਾ। ੩੭। ੧੯੩। 


ਦੰਹਰਾ 


ਹੈ ਗੈ ਰਥ ਪੈਦਲ ਕਟੇ ਬਚਿਯੋ ਨ ਜੀਵਤ ਕੋਇ। 
ਤਬ ਆਪੇ ਨਿਕਸਿਯੋ ਨ੍ਰਿਪਤਿ ਸੁੰਭ ਕਰੈ ਸੋ _ਹੋਇ। ੩੮। ੧੯੪। 


ਚੱਪਲ? 
ਇਤਿ ਦੂਗਾ ਬੁਲਾਈ। _ਕਾਨ ਲਾਗਿ _ਨੀਕੈ _ਸਮੁਝਾਈ। 


ਭੇਜ ਦੀਜੀਐ _ਤਹਾ। ਦੈਤ ਰਾਜ ਇਸਥਿਤ ਹੈ ਜਹਾ। ੩੯। ੧੯੫। 


ਇਮ ਸੁਨ ਪਾਵਾ। _ਸਿਵਹਿੰ ਦੂਤ ਕਰਿ ਉਤੈ ਪਠਾਵਾ। 


ਜਬ 
ਤਾਤੇ ਭਯੋ __ਨਾਮਾ। ਜਾਨਤ ਸਕਲ ਪੁਰੁਖ ਅਰੁ _ਬਾਮਾ। ੪0। _੧੯੬। 


ਚੰਡੀ _ਚਰਿਤ੍ਰ-੨ ੧੪੯ 


ਉਹ _ਸਾਰੇ ਅੰਤ ਨੂੰ ਹਾਰ _ਗਏ ਜਿਹੜੇ _ਬਹੁਤ _ਅੜੀਅਲ _ਸਨ, _ਖਰੂਦੀ ਅਤੇ 


ਧਕਾ ਕਰਨ ਵਾਲੇ ਸਨ, ਕੋਰ ਅਤੇ _ ਜ਼ਾਲਮ _ਸਨ।੧੮੬। 

(ਜਿਨ੍ਹਾਂ ਦੇ) ਮੱਥੇ _ਚਮਕਦੇ _ਸਨ, _ ਅੜੀਅਲ _ ਅਤੇ _ਆਕੜਖਾਨ _ਸਨ, (ਉਨ੍ਹਾਂ) 
ਕਾਲਿਆਂ (ਦੈਂਤਾਂ) ਨੂੰ ਕਾਲਕਾ _ਨੇ _ਮਾਰ ਦਿੱਤਾ ਅਤੇ __ ਬਹੁਤ ਕ੍ਰੋਧ ਕਰਨ _ਵਾਲੇ _(ਰਣ- 
ਭੂਮੀ ਵਿਚੋਂ) _ਭਜ _ ਗਏ।੧੮੭। 
ਦੰਹਰ” 

ਇਸ ਤਰ੍ਹਾਂ ਦੁਸ਼ਟਾਂ ਨੂੰ ਨਸ਼ਟ ਕਰ ਕੇ (ਦੇਵੀ ਨੇ) ਹੱਥ ਵਿਚ ਅਸਤ _ਅਤੇ ਸ਼ਸਤੁ 
ਫੜ _ਲਏ। ਪਹਿਲਾਂ (ਬਰਖਾ ਦੀਆਂ) ਬੂੰਦਾਂ ਵਾਂਗ _ਬਾਣਾਂ (ਦੀ ਵਾਛੜ ਲਾਈ) ਅਤੇ __ ਫਿਰ 
ਸਿੰਘ-ਨਾਦ _ਕੀਤਾ।੧੮੮। 
ਰਸ਼ਾਵਲ ਛੰਟਾ 

(ਜਦੋਂ) _ਸੁੰਭ _ਰਾਜੇ _ਨੇ (ਇਹ) ਸੁਣਿਆ ਤਾਂ ਬੜੇ _ਉਤਸਾਹ _ਨਾਲ _ (ਜੰਗ _ਕਰਨ 
ਲਈ) ਚੜ੍ਹ _ਪਿਆ। ਹੱਥਾਂ ਵਿਚ ਸ਼ਸਤ੍ਰ _ਸਜਾ _ਕੇ (ਦੈਂਤ) ਸੈਨਿਕ ਯੁੱਧ _ਲਈ _ਨਿਕਲ 
ਪਏ।੧੮੯। 

ਢੋਲਾਂ _ਉਤੇ _ਡਗੇ _ ਵਜਣ ਲਗੇ, _ਕਮਾਨਾਂ _ਕੜਕਣ _ ਲਗੀਆਂ, _ਧੌਂਸਿਆ _ਦੇ _ਨਾਦ 
ਹੋਣ ਲਗੇ, _(ਅਤੇ _ ਉਨ੍ਹਾਂ ਦੀ) ਧੁਨੀ _ਲਗਾਤਾਰ _ਹੋਣ _ਲਗੀ।੧੯0। 

ਕ੍ਰਿਪਾਨਾਂ ਚਮਕ ਰਹੀਆਂ _ਸਨ। _ਹਠੀ ਯੋਧੇ _(ਆਪਣੇ) ਤੇਜ _ਉਤੇ _ਮਾਣ _ਕਰ ਰਹੇ 
ਸਨ, _ਧੌੱਸਿਆਂ _ਦੀ ਗੂੰਜ _ਉਠ ਰਹੀ _ਸੀ।੧੯੧। 

ਚੌਹਾਂ ਪਾਸਿਆਂ ਤੋਂ (ਦੈਂਤ) ਗਰਜ ਰਹੇ ਸਨ, ਸਾਰੇ ਦੇਵਤੇ ਕੰਬ _ਰਹੇ ਸਨ, _ਬਾਣਾਂ 
ਦੀ ਬਰਖਾ ਹੋ__ਰਹੀ ਸੀ, ਮਾਤਾ ਦੁਰਗਾ ਦੇ ਹੱਥਾਂ (ਦਾ ਮਜ਼ਾ ਦੈਂਤ) ਚਖ ਰਹੇ ਸਨ।੧੯੨। 
ਚੱਪਣ/ 

ਜਿਹੜੇ (ਦੈਂਤ) ਸ਼ਸਤੂ _ਲੈ ਕੇ (ਦੁਰਗਾ ਦੇ) ਸਾਹਮਣੇ ਆਏ, ਉਨ੍ਹਾਂ (ਸਾਰਿਆਂ ਦੀ) 
ਮ੍ਰਿਤੂ ਹੋ__ਗਈ। _ਕ੍ਰਿਪਾਨਾਂ (ਅਸਨ”) ਦੀ ਧਾਰ _ਚਮਕਾਂ _ਮਾਰ ਰਹੀ _ਸੀ। ਸਿਰ ਅਤੇ ਧੜ 


੧ 


ਭਿਆਨਕ _ ਢੰਗ _ ਨਾਲ _ ਭਬਕ _ ਰਹੇ _ਸਨ।੧੯੩। 


ਦੰਹਣਾ 

ਘੋੜੇ, ਹਾਥੀ, ਰਥ ਅਤੇ ਪੈਦਲ (ਚੌਹਾਂ ਤਰ੍ਹਾਂ ਦੀ ਸੈਨਾ) ਕਟ ਦਿੱਤੀ ਗਈ ਸੀ (ਉਨ੍ਹਾਂ 
ਵਿਚੋਂ) ਕੋਈ ਵੀ ਜਿਉਂਦਾ ਨਹੀਂ ਬਚਿਆ _ਸੀ। ਤਦ ਦੈਂਤ ਰਾਜਾ ਆਪ _ਨਿਤਰਿਆ। (ਇੰਜ 
ਪ੍ਰਤੀਤ _ਹੋਣ ਲਗਾ _ਕਿ _ਹੁਣ ਜੋ ਉਹ ਕਰੇਗਾ) _ਉਹੀ _ਹੋਏਗਾ।੧੯੪। 
ਚੱਪਲਾਂ 


ਦੇਵੀ ਦੁਰਗਾ ਨੇ _ਆਪਣੇ ਕੋਲ _ਸ਼ਿਵ-ਦੂਤੀ ਨੂੰ _ਬੁਲਾਇਆ। (ਉਸ ਨੂੰ) ਕੰਨ ਵਿਚ 
(ਇਹ ਗੱਲ) ਚੰਗੀ ਤਰ੍ਹਾਂ ਸਮਝਾਈ ਕਿ ਸ਼ਿਵ ਨੂੰ ਉਥੇ ਭੇਜ ਦਿਓ ਜਿਥੇ ਦੈੱਤ-ਰਾਜਾ ਖੜੋਤਾ 
ਹੈੰ।੧੯੫। 

ਸ਼ਿਵ-ਦੂਤੀ ਨੇ ਜਦ _ਇਹ ਸੁਣਿਆ (ਤਦ) ਸ਼ਿਵ ਨੂੰ ਦੂਤ ਬਣਾ 
ਦਿੱਤਾ। ਤਦ ਤੋਂ (ਦੁਰਗਾ ਦਾ) ਨਾਂ ਸ਼ਿਵ-ਦੂਤੀ ਪੈ ਗਿਆ। ਇਸ ਗੱਲ ਨੂੰ 
ਅਤੇ ਮਰਦ ਜਾਣਦੇ _ਹਨ।੧੯੬। 


੧੫0 ਸੀ _ਦਸਮ-ਗੁੰਥ _ਸਾਹਿਬ 


ਸਿਵ ਕਹੀ ਦੈਤ ਰਾਜ ਸੁਨਿ _ਬਾਤਾ। ਇਹ ਬਿਧਿ ਕਹਿਯੋ _ਤੁਮਹੁ ਜਗਮਾਤਾ। 
ਦੇਵਨ ਕੇ ਦੈ ਕੈ ਠਕੁਰਾਈ। ਕੈ ਮਾਂਡਹੁ ਹਮ ਸੰਗ ਲਰਾਈ। ੪੧। ੧੯੭। 


ਦੈਤ ਰਾਜ ਇਹ ਬਾਤ ਨ ਮਾਨੀ। ਆਪ ਚਲੇ _ਜੂਝਨ _ਅਭਿਮਾਨੀ। 
ਗਰਜਤ ਕਾਲਿ ਕਾਲ ਜ੍ਯੋ _ਜਹਾ। ਪ੍ਰਾਪਤਿ _ਭਯੋ ਅਸੁਰ ਪਤਿ _ਤਹਾ। ੪੨। ੧੯੮। 


ਚਮਕੀ ਤਹਾ ਅਸਨ _ਕੀ_ਧਾਰਾ। ਨਾਚੇ ਭੂਤ ਪ੍ਰੇਤ _ਬੈਤਾਰਾ। 
ਫਰਕੇ ਅੰਧ _ਕਬੰਧ _ਅਚੇਤਾ। _ਭਿਭਰੇ ਭਈਰਵ ਭੀਮ _ਅਨੇਕਾ। ੪੩। _੧੯੯। 


ਤੁਰਹੀ ਢੋਲ ਨਗਾਰੇ _ਬਾਜੇ। _ਭਾਤਿ _ਭਾਤਿ ਜੋਧਾ ਰਣਿ ਗਾਜੈ। 
ਢਡਿ ਡਫ ਡਮਰੁ ਡੁਗਡੂਗੀ ਘਨੀ। ਨਾਇ ਨਫੀਰੀ ਜਾਤ ਨ _ਗਨੀ। ੪੪। ੨00। 


੭ਹਭਾਰ ਛੰਦ 
ਕਿਕਾਣ। ਧੁੰਕੇ _ਨਿਸਾਣ। 
ਸੁ _ਬੀਰ। ਗਜੇ _ਗਹੀਰ। ੪੫। ੨0੧। 
ਨਿਝਕ। _ਬਜੇ _ਉਬਕ। 
ਸੁਬਾਹ। _ਅਛੈ ਉਛਾਹ"। ੪੬। ੨0੨। 
ਕਿਕਾਣ। ਫੁਟੈ ਚਵਾਣ। 
ਸੜਾਕ। ਉਠੇ _ਕੜਾਕ। _੪੭। ੨0੩। 
ਜੁਆਣ। ਬਜੇ _ਨਿਸਾਣਿ। 
ਰਜੇਂਦੂ। _ਗਜੇ _ਗਜੇਂਦੂ। ੪੮। ੨0੪। 


ਤੀ, ਕੈ, 'ਗ. ਮੈ, ਤੋ, 'ਜੈ, ਤੋ, % 


ਭੁਸ਼ੰਨਾ ਪੁਯਾਤ ਛੰਦ 
ਫਿਰੇ _ਬਾਜੀਯ _ਤਾਜੀਐ ਇਤ ਉਤੈ। _ਗਜੇ _ਬਾਰਣੈ ਦਾਰੁਣੈ ਰਾਜ ਪੁਤੁੰ। 
ਬਜੇ ਸੰਖ _ਭੇਰੀ ਉਠੈ ਸੰਖ _ਨਾਦੋ। _ਰਣੈਕੈ ਨਫੀਰੀ ਧੁਣ ਨਿਰਬਿਖਾਦੇ। ੪੯। ੨0੫। 
ਕੜਕੇ _ਕ੍ਰਿਪਾਣੈ ਸੜਕਾਰ _ਸੇਲੈ। ਉਠੀ ਕੂਹ ਜੂਹੈ ਭਈ ਰੇਲ _ਪੇਲੈ। 
ਰੁਲੇ ਤਛ ਮੁਛੇ ਗਿਰੇ ਚਉਰ ਚੀਰੋ। ਕਹੂੰ ਹਥ ਮਥੈ ਕਹੂੰ ਬਰਮ ਬੀਰੈ। ੫0। ੨0੬। 


ਰਸ਼ਾਵਲ ਛੰਟਾ 
ਬਲੀ ਬੈਰ ਰੁਝੇ। ਸਮੂਹ ਸਾਰ ਜੁਝੇ। 
ਸੈਭਾਰੇ ਹਥੀਯਾਰੋ। _ਬਕੈ _ਮਾਰੁ _ਮਾਰੈ। ੫੧। ੨0੭। 
ਸਬੈ _ਸਸਤ੍ਰ _ਸਜੇ। _ਮਹਾਬੀਰ ਗਜੇ। 
ਸਰੈ ਓਘ ਛੁਟੇ। ਕੜਕਾਰੁ ਉਠੇ। ੫੨। ੨0੮। 


ਚੰਡੀ _ਚਰਿਤ੍ਰ-੨ ੧੫0 


ਸ਼ਿਵ ਨੇ (ਜਾ ਕੇ) ਕਿਹਾ ਕਿ ਹੇ ਦੈੱਤ-ਰਾਜੇ, (ਮੇਰੀ) ਗੱਲ ਸੁਣ, ਤੈਨੂੰ ਦੁਰਗਾ 
ਮਾਤਾ ਨੇ ਇਸ ਤਰ੍ਹਾਂ ਕਿਹਾ ਹੈ ਕਿ ਜਾਂ ਤਾਂ ਦੇਵਤਿਆਂ ਨੂੰ ਬਾਦਸ਼ਾਹੀ ਦੇ ਦਿਉ ਜਾਂ ਫਿਰ 
ਮੇਰੇ _ਨਾਲ _ ਯੁੱਧ _ਕਰੋ।੧੯੭। 

ਦੈਂਤ-ਰਾਜੇ ਨੇ _`ਇਹ ਗੱਲ ਨ ਮੰਨੀ। _(ਉਹ) _ਅਭਿਮਾਨੀ _(ਦੁਰਗਾ _ਨਾਲ) _ਲੜਨ 
ਲਈ ਆਪ ਤੁਰ _ਪਿਆ। ਜਿਥੇ ਕਾਲਕਾ _ਕਾਲ ਵਾਂਗ ਗਰਜ _ਰਹੀ ਸੀ, ਉਥੇ _ਦੈਂਤ-ਰਾਜਾ 
ਜਾ `ਪਹੁੰਚਿਆ।੧੯੮। 

ਉਥੇ _ਕ੍ਰਿਪਾਨਾਂ ਦੀ _ਧਾਰ ਚਮਕ _ਪਈ। _ਭੂਤ, ਪ੍ਰੇਤ _ਅਤੇ _ਬੈਤਾਲ ਨਚਣ _ਲਗ _ਪਏ। 
ਅੰਨ੍ਹੇਵਾਹ ਧੜ _ਅਚੇਤ ਹੋਕੇ _ਤੜਫਣ _ਲਗੇ। _ਅਨੇਕਾਂ ਭਿਆਨਕ _ਅਤੇ ਵੱਡੇ ਆਕਾਰ _ਵਾਲੇ 
ਭੈਰੋ ਬੋਲਣ ਲਗ _ਗਏ।੧੯੯। 

ਤੁਰੀਆਂ, ਢੋਲ, ਨਗਾਰੇ _ਵਜਣ ਲਗੇ, ਭਾਂਤ ਭਾਂਤ ਦੇ ਯੋਧੇ _ਰਣ-ਭੂਮੀ ਵਿਚ _ਗਜਣ 
ਲਗ ਗਈਆਂ।੨00। 
੭ਹਭਾਰ ਛੰਦ 

ਘੋੜੇ ਹਿਣਕ ਰਹੇ ਸਨ, ਥੋੱਸੇ ਗੂੰਜ ਰਹੇ ਸਨ, ਸੂਰਮੇ ਹੋਏ 
ਨਾਲ) _ਗਜ ਰਹੇ _ਸਨ।੨0੧। _ਨਿਝੱਕ ਹੋ ਕੇ (ਇਕ ਦੂਜੇ ਉਤੇ) ਝੁਕੇ ਹੋਏ ਸਨ, _ਸਚੇਤ 
ਯੋਧੇ _(ਉਬਕ”) _ਭਿੜ _ਰਹੇ ਸਨ, ਸੁੰਦਰ ਯੋਧੇ ਸੱਜੇ _ਹੋਏ 
ਵਧ ਰਿਹਾ ਸੀ।੨0੨। 

(ਕਈ) ਘੋੜੇ ਕਟੇ ਪਏ ਸਨ, (ਕਈਆਂ ਦੇ) ਮੂੰਹ ਫਟੇ ਪਏ _ਸਨ। (ਕਿਤੇ) ਤ੍ਰਿਸ਼ੂਲ 
ਦੀ _ਸੜਾਕ ਹੁੰਦੀ ਸੀ _ਅਤੇ (ਕਿਤੇ) _ਕੜਾਕ _(ਦੀ ਆਵਾਜ਼) _ਉਠਦੀ _ਸੀ।੨0੩। ਜੁਆਨ 
ਗੱਜ ਰਹੇ ਸਨ, ਧੌਂਸੇ ਵਜ ਰਹੇ ਸਨ, ਰਾਜੇ ਸਜੇ ਹੋਏ ਸਨ, ਹਾਥੀਆਂ ਵਾਲੇ ਸੈਨਾਪਤੀ ਗਜ 
ਰਹੇ ਸਨ।੨0੪। 
ਭੁਸ਼ੰਨਾ ਪੁਯਾਤ ਛੰਦ 

ਉਤਮ _ ਅਰਬੀ ਘੋੜੇ _ਇਧਰ ਉਧਰ _ਫਿਰਦੇ ਸਨ, _ਰਾਜ-ਪੁੰਤਰਾਂ ਦੇ ਹਾਥੀ ਭਿਆਨਕ 
ਢੰਗ _ਨਾਲ _ਗਰਜ ਰਹੇ _ਸਨ। _ਭੇਰੀਆਂ ਅਤੇ ਸੰਖ _ਵਜ ਰਹੇ ਹਨ ਅਤੇ ਸੌਖਾਂ ਵਿਚ ਨਾਦ 
ਨਿਕਲ _ ਰਿਹਾ _ਸੀ। _ਤੂਤੀਆਂ _ਦੀ ਧੁਨੀ ਨਿਰੰਤਰ _ਚਲ _ਰਹੀ _ਸੀ। _੨0੫। 


ਤਲਵਾਰਾਂ _ਕੜ-ਕੜ _ ਕਰਦੀਆਂ _ ਸਨ, _ ਬਰਛੇ _ਸੜ-ਸੜ ਕਰਦੇ _ਸਨ। _ ਯੁੱਧ-ਭੂਮੀ 
ਵਿਚ ਰੌਲਾ ਪੈ ਗਿਆ ਸੀ, ਧਕਮ-ਧਕੀ ਹੋ__ਰਹੀ ਸੀ। (ਕਿਤੇ) ਸ਼ਰੀਰ ਦੇ ਟੋਟੇ ਰੁਲ ਰਹੇ 
ਸਨ ਅਤੇ ਕਿਤੇ ਚੌਰ _ਅਤੇ ਬਸਤ੍ਰ _ਡਿਗੇ _ਪਏ _ਸਨ। _ਕਿਤੇ ਹੱਥ _ਅਤੇ ਸਿਰ _ਅਤੇ _ਕਿਤੇ 


ਯੋਧਿਆਂ ਦੇ _ ਕਵਚ _ ('ਬਰਮ”) _(ਡਿਗੇ _ਪਏ _ ਸਨ।)।੨0੬। 
ਰਸ਼ਾਫਲ ਛੰਟਾ 

ਬਲਵਾਨ ਸੂਰਮੇ _ਵੈਰ _ਭਾਵ _ਨਾਲ _ਉਲਝ _ਪਏ _ਸਨ, ਸਾਰੇ _ਸ਼ਸਤ੍ਰਾਂ ਨਾਲ ਜੂਝ _ਰਹੇ 
ਸਨ, _ਹਥਿਆਰਾਂ ਨੂੰ ਸੰਭਾਲ ਕੇ _ਮਾਰੋ-ਮਾਰੋ ਦਾ _ਰੌਲਾ _ਪਾ ਰਹੇ _ਸਨ।੨07। ਸਾਰੇ _ਮਹਾਨ 
ਯੋਧੇ _ਸ਼ਸਤਰ _ਸਜਾ ਕੇ _ਗਰਜ ਰਹੇ _ਸਨ। ਤੀਰਾਂ ਦੀ _ਵਾਛੜ ਹੋ ਰਹੀ ਸੀ, _ਕਾੜ-ਕਾੜ 
(ਦੀ ਧੁਨੀ) _ਉਠ ਰਹੀ _ਸੀ।੨0੮। 


੧੫੧ ਸ੍ਰੀ _ਦਸਮ-ਗ੍ਰੰਥ _ਸਾਹਿਬ 


ਬਜੈ _ਬਾਦ੍ਰਿਤੇਅੰ। ਹਸੈ ਗਾਧੁਬੇਅੰ। 
ਝੰਡਾ ਗਡ ਜੁਟੇ। ਸਰੈ ਸੱਜ ਫੁਟੇ। ੫੩। ੨0੯। 
ਚਹੂੰ ਓਰ ਉਠੇ। ਸਰੋਂ ਬ੍ਰਿਸਟ ਬੁਠੇ। 
ਕਰੋਧੀ _ਕਰਾਲੈ। _ਬਕੈ _ਬ਼ਿਕਰਾਲੰ। ੫੪। _੨੧0। 


ਭੁਸ਼ੰਨਾ ਪੁਯਾਤ ਛੰਦ 
ਕਿਤੇ ਕੁਠੀਅੰ ਬੁਠੀਅੰ ਬ੍ਰਿਸਟ ਬਾਣੈ। ਰਣ ਡੁਲੀਯੋ ਬਾਜ ਖਾਲੀ _ਪਲਾਣੈ। 
ਜੁਝੇ ਜੋਧਿਯ ਬੀਰ ਦੇਵੈ ਅਦੇਵੈ। ਸਭੇ _ਸਸਤੁ _ਸਾਜਾ ਮਨੋ _ਸਾਂਤਨੇਵੈ। ੫੫। _੨੧੧। 


ਗਜੇ ਗਜੀਯੋ ਸਰਬ _ਸਜੇ ਪਵੈਗੇ। ਜੁਧੈ ਜੁਟੀਯੋ ਜੋਧ ਛੁਟੇ ਖਤੈਗੈ। 
ਤੜਕੇ _ਤਬਲੰ _ਝੜੌਕੇ ਕ੍ਰਿਪਾਣੰ। ਸੜਕਾਰ ਸੇਲ _ਰਣੌਕੇ ਨਿਸਾਣੈ। ੫੬। ੨੧੨। 


ਢਮਾ _ਢਮ ਢੋਲੋ ਢਲਾ ਢੁਕ _ਢਾਲੈ। _ਗਹਾ ਜੂਹ _ਗਜੇ _ਹਯ _ਹਲਚਾਲੈ। 
ਸਟਾ ਸਟ ਸੈਲੈ ਖਹਾ ਖੂਨਿ ਖਗੈ। ਤੁਟੇ ਚਰਮ ਬਰਮੰ ਉਠੇ ਨਾਲ ਅਰੈ। ੫੭। ੨੧੩। 


ਉਠੇ _ਅਗਿ ਨਾਲ _ਖਹੇ ਖੋਲ ਖਗੈ। _ਨਿਸਾ _ਮਾਵਸੀ ਜਾਣੂ _ਮਾਸਾਣ ਜਗੇ। 
ਡਕੀ ਡਾਕਣੀ ਡਾਮਰੂ ਡਉਰ ਡਕੈ। ਨਚੇ ਬੀਰ ਬੈਤਾਲ ਭੂਤ ਭਭਕੇ। ੫੮। _੨੧੪। 


ਲੌਲੀਂ _/#ਦੂਆ ਛੰਟਾ 
ਸਰਬ _ਸਸਤੂ”" ਆਵਤ ਭੇ ਜਿਤੇ। ਸਭ _ਕਾਟਿ ਦੀਨ ਦੂਗਾ ਤਿਤੇ। 
ਅਰਿ ਅਉਰ ਜੇਤਿਕੁ _ਡਾਰੀਅੰ। ਤੇਉ ਕਾਟਿ ਭੂਮਿ ਉਤਾਰੀਅੰ। ੫੯। ੨੧੫। 


ਸਰ ਆਪ ਕਾਲੀ ਛੰਡੀਅੰ। ਸਰਬਾਸਤ੍ਰ ਸਤ _ਬਿਹੰਡੀਅੰ। 
ਸਸਤ੍ਰ _ਹੀਨ ਜਬੈ _ਨਿਹਾਰਿਯੋ। ਜੈ ਸਬਦ _ਦੇਵਨ ਉਚਾਰਿਯੋ। _੬0। ੨੧੬। 


ਨਭਿ ਮਧਿ _ਬਾਜਨ _ਬਾਜਹੀ। _ਅਵਿਲੋਕਿ ਦੇਵਾ ਗਾਜਹੀ। 
ਲਖਿ ਦੇਵ ਬਾਰੈ _ਬਾਰਹੀ। ਜੈ ਸਬਦ ਸਰਬ _ਪੁਕਾਰਹੀ। ੬੧। ੨੧੭। 


ਰਣਿ ਕੋਪਿ ਕਾਲ ਕਰਾਲੀਯੰ। ਖਟ _ਅੰਗ _ਪਾਣਿ _ਉਛਾਲੀਯੈ। 
ਸਿਰਿ ਸੁੰਭ ਹਥ ਦੁਛੇਡੀਘ। ਇਕ ਚੋਟਿ ਦੁਸਟ ਬਿਹੰਡੀਯ। ੬੨। ੨੧੮। 


ਗਰ 


ਚੰਡੀ _ਚਰਿਤ੍ਰ-੨ ੧੫੧ 


ਵਾਜੇ ਵਜ _ਰਹੇ ਸਨ, _ਗੰਧਰਬ _ਹਸ _ਰਹੇ ਸਨ, (ਸੂਰਮੇ) ਝੰਡੇ _ਗਡ ਕੇ (ਆਪਸ 
ਵਿਚ) ਜੁਟੇ ਹੋਏ ਸਨ, _ਤੀਰਾਂ _ਨਾਲ _ਕਵਚ _ਫੁਟ _ਰਹੇ _ਸਨ।੨0੯। _(ਸੂਰਵੀਰ) ਚੌਹਾਂ 
ਪਾਸਿਆਂ ਤੋਂ _ਖੜੋ __ਗਏ ਸਨ, ਤੀਰਾਂ _ਦੀ _ਬਰਖਾ _ਕਰ ਰਹੇ ਸਨ, ਕ੍ਰੋਧੀ ਅਤੇ ਭਿਆਨਕ 


(ਵੀਰ ਯੋਧੇ) _ਬਕਵਾਦ _ਕਰ _ ਰਹੇ _ ਸਨ।੨੧0। 
ਭੁਸ਼ੰਨਾ ਪੁਯਤ ਛੰਦ 

ਕਿਤੇ (ਵੀਰ) ਕੁਠੇ ਜਾ ਰਹੇ ਸਨ, (ਕਿਤੇ) ਬਾਣਾਂ ਦਾ ਮੀਂਹ ਵਰ੍ਹ ਰਿਹਾ ਸੀ। (ਕਿਤੇ) 
ਰਣ-ਭੂਮੀ _ਵਿਚ _ ਖਾਲੀ _ਕਾਠੀਆਂ _ਵਾਲੇ _ਘੋੜੇ _ਫਿਰਦੇ _ਸਨ, _ਦੈੱਤ ਅਤੇ _ਦੇਵਤੇ ਸੂਰਮੇ 
(ਆਪਸ ਵਿਚ) ਲੜ ਰਹੇ _ਸਨ। ਸਭ ਨੇ ਸ਼ਸਤ੍ਰ ਸਜਾਏ ਹੋਏ ਸਨ। _( ਇੰਜ ਪ੍ਰਤੀਤ ਹੁੰਦਾ 
ਸੀ) ਮਾਨੋ _ਭੀਸ਼ਣ _ਪਿਤਾਮਾ _('ਸਾਂਤਨੇਵੰ”) _ਹੋਣ।੨੧੧। 

ਸਾਰੇ _ਗਾਜੀ _ਗਰਜਦੇ ਸਨ, (ਉਨ੍ਹਾਂ ਦੇ) ਘੋੜੇ ਸਜੇ ਹੋਏ ਸਨ, ਯੋਧੇ ਯੁੱਧ _ਵਿਚ ਜੁਟੇ 
ਹੋਏ ਸਨ ਅਤੇ ਤੀਰ ਛੁਟ ਰਹੇ ਸਨ, _ਤਬਲੇ _ਵਜਦੇ ਸਨ, _ਕ੍ਰਿਪਾਨਾਂ ਝਝਟਕ ਰਹੀਆਂ _ਸਨ, 
ਬਰਛੇ _ਸਰੜ _ਸਰੜ ਕਰਦੇ ਸਨ, _ ਧੋੱਸੇ _ਗੂੰਜਦੇ _ ਸਨ।੨੧੨। 


ਢਮ-ਢਮ _ਢੋਲ ਅਤੇ _ਢਕ-ਢਕ _ਢਾਲਾਂ _(ਵਜ _ਰਹੀਆਂ _ਸਨ)। _ਹਾਥੀਆਂ _('ਗਹਾ”) 
ਦੇ ਸਮੂਹ _ਗਰਜ _ਰਹੇ _ਸਨ ਅਤੇ _ਘੋੜਿਆਂ ਵਿਚ _ਹਲ-ਚਲ _ਮਚੀ _ਹੋਈ _ਸੀ। _ਬਰਛਿਆਂ 
ਦੀ ਸਟ ਤੇ ਸਟ ਪੈ ਰਹੀ ਸੀ, ਖੂਨ ਰੰਗੀਆਂ ਤਲਵਾਰਾਂ (ਆਪਸ ਵਿਚ) _ਖਹਿੰਦੀਆਂ _ਸਨ। 
ਢਾਲਾਂ _ਅਤੇ _ਕਵਚ _ਟੁਟੇ ਪਏ ਸਨ ਅਤੇ ਬੰਦੂਕਾਂ _ਵਿਚੋਂ _ਔਗ _ਨਿਕਲ ਰਹੀ __ਸੀ।੨੧੩। 


(ਸਿਰ ਦੇ) ਟੋਪਾਂ (ਖੋਲ) _ਉਤੇ _ ਤਲਵਾਰਾਂ _ਵਜਦੀਆਂ _ ਸਨ __ ਅਤੇ _ ਅੱਗ _ ਦੀਆਂ 
ਚਿੰਗਾਰੀਆਂ ਨਿਕਲਦੀਆਂ _ਸਨ, _ਮਾਨੋ _ਮਸਿਆ _ਦੀ ਰਾਤ _('ਨਿਸਾ”) ਸਮਝ ਕੇ _ਭੂਤ-ਪ੍ਰੇਤ 
ਜਾਗ _ਪਏ _ਹੋਣ। _ਡਾਕਣੀਆਂ _ਡਕਾਰਨ _ਲਗੀਆਂ _ਸਨ _ਅਤੇ _ਡਮਰੂ _ਡਕ-ਡਕ _ਕਰਦੇ _ਵਜ 
ਰਹੇ _ਸਨ। _ ਬੀਰ, _ਬੈਤਾਲ ਅਤੇ _ ਭੂਤ _ਭਭਕਾਂ _ਮਾਰਦੇ _ਹੋਏ _ਨਚ ਰਹੇ __ ਸਨ।੨੧੪। 
ਕਲੀ _/#ਦੂਆ ਛੰਟਾ 

ਜਿਤਨੇ ਵੀ ਸ਼ਸਤ੍ਰਾਂ (ਦੇ ਵਾਰ) ਹੋ ਰਹੇ ਸਨ, _ਉਤਨੇ _ਹੀ ਦੁਰਗਾ _ਨੇ _ਸਭ _ਕਟ 
ਦਿੱਤੇ ਸਨ। ਹੋਰ ਵੀ ਜਿਤਨੇ (ਅਸਤ) ਵੈਰੀ _ਸੁਟਦੇ ਸਨ, ਉਨ੍ਹਾਂ ਨੂੰ ਕਟ ਕੇ ਭੂਮੀ ਉਤੇ 
ਸੁਟ ਦਿੰਦੀ ਸੀ।੨੧੫। 

ਕਾਲੀ ਨੇ ਆਪ ਬਾਣ _ਛਡੇ _ਸਨ, ਵੈਰੀ ਦੇ ਸਾਰੇ _ਅਸਤੁ _ਤੋੜ _ਫੋੜ _ਦਿੱਤੇ _ਸਨ। 
ਜਦੋਂ (ਦੇਵਤਿਆਂ ਨੇ _ਸੁੰਭ ਨੂੰ) ਸ਼ਸਤ੍ਰਾਂ _ਤੋਂ ਬਿਨਾ ਵੇਖਿਆ, (ਤਦੋਂ) ਦੇਵਤਿਆਂ ਨੇ 
ਦਾ) ਜੈ-ਘੋਸ਼ _ਕਰ _ਦਿੱਤਾ।੨੧੬। 

ਆਕਾਸ਼ ਵਿਚ ਵਾਜੇ ਵਜਦੇ ਸਨ ਅਤੇ (ਇਹ ਦ੍ਰਿਸ਼) ਵੇਖ ਕੇ ਦੇਵਤੇ ਗਜਣ ਲਗ 
ਗਏ _ਸਨ। ਸਾਰੇ ਦੇਵਤੇ (ਦੇਵੀ ਨੂੰ) ਬਾਰ ਬਾਰ ਵੇਖ ਕੇ ਜੈ ਦਾ 
ਸਨ।੨੧੭। 

ਰਣ-ਭੂਮੀ ਵਿਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ। (ਉਸ 
ਨੇ) ਛੇ ਹੱਥਾਂ ਅਤੇ ਭੁਜਾਵਾਂ ਨੂੰ ਉਤੇ ਉਛਾਲਿਆ ਹੋਇਆ _ਸੀ। ਫਿਰ ਸੁੰਭ ਕੇ ਸਿਰ ਵਿਚ 
ਦੋਵੇਂ ਹੱਥ ਦੇ ਮਾਰੇ, ਇਕੋ _ਸਟ ਨਾਲ ਦੁਸ਼ਟ ਨੂੰ ਮਾਰ _ਮੁਕਾਇਆ।੨੧੮। 


੧੫੨ ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਜਿਮ ਸੁੰਭਾਸੁਰ ਕੋ _ਹਨਾ ਅਧਿਕ ਕੋਪ ਕੈ _ਕਾਲਿ। 
ਤ੍ਯੋ ਸਾਧਨ ਕੇ ਸਤ ਸਭ _ਚਾਬਤ ਜਾਹ _ਕਰਾਲ। _੬੩। _੨੧੯। 

ਤਾ ਤੀੰ_ਯਾਝਤ੍ਹ ਨਟਕੇ ਲੰਡੀ_ਯਾਰੇਤ_ ਨੰਭਾ ਭਧਹਾ 
ਸ਼ਸ਼ਟਨ'_/ਨਆਯ _ਨਰਨਨ _ਨ੍ਤ _ਨਭਨ ਗਤ? _ ੬ 

ਅਥ _ਜੈਕਾਰ ਸਬਦ ਕਥਨੰ 

ਕੌਲਾਂ _/ਲਦੂਆ ਛੰਟਾ 
ਜੈ ਸਬਦ ਦੇਵ ਪੁਕਾਰ ਹੀ। ਸਬ ਫੂਲਿ ਫੂਲਨ ਡਾਰ ਹੀ। 
ਘਨਸਾਰ_ਕੁੰਕਮ _ਲਿਆਇ_ਕੈ। ਟੀਕਾ ਦੀਯ _ਹਰਖਾਇ_ਕੈ। ੧। ੨੨0। 


ਚੱਪਲ? 
ਉਸਤਤਿ ਸਬ ਹੂੰ ਕਰੀ ਅਪਾਰਾ। ਬ੍ਰਹਮ ਕਵਚ ਕੋ ਜਾਪ ਉਚਾਰਾ। 
ਸੰਤ ਸੰਬੂਹ ਪ੍ਰਫੁਲਤ ਭਏ। ਦੁਸਟ ਅਰਿਸਟ ਨਾਸ _ਹੁਐ ਗਏ। ੨। ੨੨੧॥। 
ਸਾਧਨ ਕੋ _ਸੁਖ _ਬਢੇ _ਅਨੇਕਾ। ਦਾਨਵ ਦੁਸਟ ਨ _ਬਾਚਾ _ਏਕਾ। 
ਸੰਤ ਸਹਾਇ ਸਦਾ ਜਗ _ਮਾਈ। ਜਹ ਤਹ ਸਾਧਨ ਹੋਇ ਸਹਾਈ। ੩। ੨੨੨। 


ਦੇਵੀ ਜੂ ਕੀ ਉਸਤਤਿ 
ਭੁਲੰਗਾ ਪੁਯਤ ਛੰਦ 
ਜੋਗ ਜ੍ਹਾਲੈ _ਧਰੀਯ _ਜੁਆਲੈ। 
ਸੁੰਭ ਹੰਤੀ ਨਮੋ ਕਰੂਰ _ਕਾਲੈ। 
ਸ੍ਰੋਣ ਬੀਰਜਾਰਦਨੀ ਧੂਮੂ _ਹੰਤੀ। 
ਕਾਲਿਕਾ ਰੂਪ _ਜੁਆਲਾ ਜਯੰਤੀ। ੪। _੨੨੩। 
ਅੰਬਿਕਾ ਜੰਭਹਾ ਜੋਤਿ ਰੂਪਾ। 
ਚੰਡ ਮੁੰਡਾਰਦਨੀ ਭੂਪਿ ਭੂਪਾ। 
ਚਾਮਰੈ _ਚੀਰਣੀ ਚਿਤ੍ਰ ਰੂਪੰ। 
ਪਰਮ _ਪੂਗਿਯਾ _ਬਿਰਾਜੈ ਅਨੂਪੰ। ੫। ੨੨੪। 
ਪਰਮ ਰੂਪਾ ਨਮੋ _ਕੂਰ _ਕਰਮਾ। 
ਰਾਜਸਾ _ਸਾਤਕਾ ਪਰਮ _ਬਰਮਾ। 
ਮਹਿਖ ਦਈਤ ਕੋ ਅੰਤ _ਕਰਣੀ। 
ਤੋਖਣੀ _ਸੋਖਣੀ ਸਰਬ _ਇਰਣੀ। _੬। ੨੨੫। 
ਬਿੜਾਲਾਛ _ਹੰਤੀ _ਕਰੂਰਾਛ _ਘਾਯਾ। 
ਦਿਜਗਿ _ਦਯਾਰਦਨੀਅੰ ਨਮੋ ਜੋਗ ਮਾਯਾ। 


ਚੰਡੀ _ਚਰਿਤ੍ਰ-੨ ੧੫੨ 


ਦੰਹਰਾ 
ਹੇ ਕਾਲੀ। ਜਿਵੇਂ (ਤੂੰ) ਬਹੁਤ ਕ੍ਰੋਧ ਕਰ ਕੇ _ਸੁੰਭ ਦੈਂਤ ਨੂੰ ਮਾਰਿਆ ਸੀ, (ਤਿਵੇਂ) 
ਸੰਤਾਂ ਦੇ ਸਾਰੇ _ਵੈਰੀਆਂ ਨੂੰ ਭਿਆਨਕ _ਰੂਪ _ਧਾਰ _ਕੇ _ਚਬ ਜਾਇਆ _ ਕਰ।੨੧੯। 
ਥੇ ਨ ਲਓੜੂ ਨਾਟਕ ਦੇ _'ਓੰਡ-ਗੰਰੇਤੂ ਪੂਸੰਨ ਦੇ ਨੰਭ-ਸ਼ਧ” 
ਦੇ _ਛੰਵੈਂ ਅਨ%॥ਏ ਦੀ ਲਭ _੫ਤ0੬/ 
ਹੁਣ ਜੈਕਾਰ ਸ਼ਬਦ _ਦਾ ਕਥਨ 
ਲੰਲੀਂ _/#ਦੂਆ ਛੰਟਾ 
ਦੇਵਤੇ ਜੈ-ਜੈ-ਕਾਰ ਦੇ ਸ਼ਬਦ ਬੋਲਦੇ ਸਨ, _ਸਭ ਖੁਸ਼ ਹੋ ਕੇ ਫੁਲ ਸੁਟਦੇ ਸਨ। 
ਕੇਸਰ _ਅਤੇ _ਚੰਦਨ _ਲਿਆ _ਕੇ (ਦੇਵਤਿਆਂ ਨੇ) ਖੁਸ਼ੀ _ਨਾਲ (ਦੇਵੀ ਨੂੰ) 
ਦਿੱਤਾ।੨੨0। 
ਚੱਪਲਾਂ 
ਸਭ _ਨੇ ਮਿਲ ਕੇ (ਦੇਵੀ ਦੀ) ਬਹੁਤ _ਉਸਤਤ _ਕੀਤੀ। _'ਬੂਹਮ-ਕਵਚ” ਜਾਪ ਨੂੰ 
ਪੜ੍ਹਿਆ। _ਸਾਰੇ ਸੰਤ _ਆਨੰਦਿਤ ਹੋ ਗਏ ਕਿਉਂਕਿ ਸਾਰੇ ਵੱਡੇ ਦੁਸ਼ਟਾਂ ਦਾ ਨਾਸ਼ ਹੋ ਗਿਆ 
ਸੀ।੨੨੧। 
ਸਾਧਾਂ (ਦੇਵਤਿਆਂ) ਦਾ ਸੁਖ _ਅਨੇਕ _ਤੜ੍ਹਾਂ _ਨਾਲ _ਵਧਣ ਲਗਿਆ ਕਿਉਂਕਿ ਇਕ 


ਵੀ ਦੁਸ਼ਟ ਦਾਨਵ ਬਾਕੀ ਨਹੀਂ _ਬਚਿਆ। _ਜਗਤ ਮਾਤਾ (ਦੇਵੀ) ਸਦਾ ਸੰਤਾਂ ਦੀ ਸਹਾਇਕ 
ਹੈ ਅਤੇ ਜਿਥੇ ਕਿਥੇ ਉਨ੍ਹਾਂ ਦੀ _ਸਹਾਇਕ ਹੁੰਦੀ _ਹੈ।੨੨੨। 
ਦੇਵੀ ਜੀ ਦੀ ਉਸਤਤ 
ਭਲੰਗਾ ਪੁਯਤ ਛੰਟ 
ਯੋਗ-ਅਗਨੀ _ਦੀ _ ਅਗਨੀ _ ਨੂੰ ਧਾਰਨ _ਕਰਨ _ਵਾਲੀ _(ਦੇਵੀ) ਨੂੰ ਨਮਸਕਾਰ _ਹੈ; 
ਸੁੰਭ _ਨੂੰ ਮਾਰਨ _ਵਾਲੀ _ਨੂੰ ਨਮਸਕਾਰ _ਹੈ; _ ਭਿਆਨਕ _ਕਾਲ-ਰੂਪਣੀ ਨੂੰ ਨਮਸਕਾਰ _ਹੈ; 
ਰਕਤਬੀਜ ਨੂੰ ਧੂਮੁਲੋਚਨ ਨਸ਼ਟ _ਕਰਨ _ਵਾਲੀ ਨੂੰ ਨਮਸਕਾਰ ਹੈ; 


ਚੀਰਨ _ ਵਾਲੀ _ ਚਿਤਰ-ਰੂਪਣੀ _ ਨੂੰ ਨਮਸਕਾਰ _ ਹੈ; _ ਉਪਮਾ _ ਤੋਂ ਰਹਿਤ _ਬਿਰਾਜਣ ਵਾਲੀ 
ਪਰਮ-ਪ੍ਰਗਿਆ ਨੂੰ ਨਮਸਕਾਰ _ ਹੈ।੨੨੪। 


ਪਰਮ-ਰੂਪਾ ਨੂੰ ਨਮਸਕਾਰ _ਹੈ; _ਭਿਆਨਕ _ਕਰਮ _ਕਰਨ _ਵਾਲੀ ਨੂੰ ਨਮਸਕਾਰ _ਹੈ; 


ਰਜੋ, _ਸਤੋ (ਆਦਿ ਗੁਣਾਂ ਨੂੰ ਧਾਰਨ _ਕਰਨ _ਵਾਲੀ) ਅਤੇ _ਸ੍ਰੇਸ਼ਨ ਕਵਚ (ਬਰਮਾ) _ਵਾਲੀ 
ਨੂੰ ਨਮਸਕਾਰ ਹੈ; ਮਹਿਖਲੇ ਦੈੱਤ ਦਾ ਅੰਤ ਕਰਨ ਵਾਲੀ ਨਮਸਕਾਰ ਹੈ; ਸਭ ਨੂੰ ਤ੍ਰਿਪਤ 


ਕਰਨ _ ਵਾਲੀ, _ਸੁਕਾਉਣ ਵਾਲੀ ਅਤੇ _ਪ੍ਰੇਰਨ ਵਾਲੀ ਨਮਸਕਾਰ _ ਹੈ।੨੨੫। 


ਬਿੜਾਲਾਛ _ (ਦੈਂਤ) ਨੂੰ ਮਾਰਨ _ਵਾਲੀ _ਅਤੇ _ਕਰੂਰਾਛ (ਦੈਂਤ) _ਨੂੰ ਨਸ਼ਟ _ਕਰਨ 


ਵਾਲੀ, _ ਬ੍ਰਾਹਮਣਾਂ _ਦੇ ਮੁਖੀ _(ਬੁਹਮਾ) _ਉਤੇ _ਪਸੀਜਣ ਵਾਲੀ _('ਅਰਦਨੀਅੰ”) ਅਤੇ _ ਯੋਗ- 


02੧੨ ॥2੧੨ 


ਸੀ _ਦਸਮ-ਗ੍ਰੰਥ _ਸਾਹਿਬ 


ਨਮੋ ਭਈਰਵੀ ਭਾਰਗਵੀਅੰ ਭਵਾਨੀ। 
ਨਮੋ ਜੋਗ ਜ੍ਹਾਲੰ ਧਰੀ ਸਰਬ _ਮਾਨੀ। _੭। ੨੨੬। 


ਅਧੀ ਉਰਧਵੀ ਆਪ ਰੂਪਾ ਅਪਾਰੀ। 
ਰਮਾ _ਰਸਟਰੀ ਕਾਮ ਰੂਪਾ ਕੁਮਾਰੀ। 
ਭਵੀ ਭਾਵਨੀ ਭਈਰਵੀ ਭੀਮ ਰੂਪਾ। 
ਨਮੋ ਹਿੰਗੁਲਾ _ਪਿੰਗੁਲਾਯ _ਅਨੂਪਾ। ੮। _੨੨੭। 


ਨਮੋ _ਜੁਧਨੀ ਕ੍ਰਧਨੀ ਕੂਰ _ਕਰਮਾ। 

ਮਹਾ _ਬੁਧਿਨੀ _ਸਿਧਿਨੀ ਸੁਧ _ਕਰਮਾ। 

ਪਰੀ _ਪਦਮਿਨੀ ਪਾਰਬਤੀ ਪਰਮ ਰੂਪਾ। 
ਸਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ। ੯। ੨੨੮। 


ਮਿੜਾ _ਮਾਰਜਨੀ _ਸੂਰਤਵੀ ਮੋਹ _ਕਰਤਾ। 

ਪਰਾ _ਪਸਟਣੀ ਪਾਰਬਤੀ ਦੁਸਟ ਹਰਤਾ। 

ਨਮੋ ਹਿੰਗੁਲਾ ਪਿੰਗੂਲਾ ਤੋਤਲਾਯੰ। 

ਨਮੋ _ਕਾਰਤਿਕ੍ਯਾਨੀ ਸਿਵਾ _ਸੀਤਲਾਯੋ। _੧0। ੨੨੯। 
ਭਵੀ _ਭਾਰਗਵੀਯ ਨਮੋ _ਸਸਤ੍ _ਪਾਣੰ। 

ਨਮੋ ਅਸਤ _ਧਰਤਾ ਨਮੋ ਤੇਜ _ਮਾਣੈ। 

ਜਯਾ _ਅਜਯਾ _ਚਰਮਣੀ ਚਾਵਡਾਯੰ। 

ਕ੍ਰਿਪਾ _ਕਾਲਿਕਾਯੋ _ਨਯੋ _ਨਿਤਿ _ਨਿਆਯੀ। _੧੧। ੨੩0। 


੨ 2, 


ਗਿਆਨ ਬਿਗਿਆਨ ਕੀ ਗਿਆਨ ਗਿਆਤਾ। ੧੨। ੨੩੧। 
ਪੌਖਣੀ _ਸੋਖਣੀਅੰ ਮ੍ਰਿੜਾਲੀ। 
ਦੁਸਟ ਦੋਖਾਰਦਨੀ ਰੂਪ _ਕਾਲੀ। 


ਜੋਗ _ਜੁਆਲਾ ਨਮੋ _ਕਾਰਤਿਕ੍ਯਾਨੀ। 
ਅੰਬਿਕਾ _ਤੋਤਲਾ ਸ੍ਰੀ _ਭਵਾਨੀ। _੧੩। ੨੩੨। 


ਦੋਖਦਾਹੀ ਨਮੋ ਦੁਖ੍ਯ _ਹਰਤਾ। 

ਸਸਤ੍ਣੀ ਅਸਤ੍ਣੀ ਕਰਮ _ਕਰਤਾ। 
ਰਿਸਟਣੀ ਪੁਸਟਣੀ ਪਰਮ ਜੁਆਲਾ। 
ਤਾਰੁਣੀਅੰ ਨਮੋ ਬ੍ਰਿਧ _ਬਾਲਾ। _੧੪। ੨੩੩। 


ਚੰਡੀ _ਚਰਿਤ੍ਰ-੨ ੧੫੩ 


ਮਾਇਆ ਨੂੰ ਨਮਸਕਾਰ _ਹੈ; _ਭੈਰਵੀ, _ਭਾਰਗਵੀ _ਅਤੇ _ਭਵਾਨੀ _ਨੂੰ ਨਮਸਕਾਰ _ਹੈ; _ਯੋਗ- 


ਅਗਨੀ ਨੂੰ ਧਾਰਨ ਕਰਨ ਵਾਲੀ ਅਤੇ _ਸਭ ਤੋਂ ਮਾਨਤਾ ਪ੍ਰਾਪਤ ਕਰਨ _ਵਾਲੀ ਨੂੰ ਨਮਸਕਾਰ 


ਹੰ।੨੨੬। 

ਉਪਰ-ਹੇਠਾਂ _ਵਿਚ _ਵਿਆਪਤ _ਹੋਣ _ਵਾਲੀ _ਅਪਾਰ-ਰੂਪਾ (ਨੂੰ ਨਮਸਕਾਰ _ਹੈ); _ਸਭ 
ਨੂੰ ਆਨੰਦ ਦੇਣ ਵਾਲੀ (“ਰਮਾ”), ਰਾਜ-ਸਾਜ _('ਰਸਟਰੀ') ਕਰਨ _ਵਾਲੀ, ਕਾਮ _ਰੂਪ _ਵਾਲੀ 
(ਕਾਮਾਖਿਆ) ਕੁਮਾਰੀ (ਨੂੰ ਨਮਸਕਾਰ _ਹੈ); _ਭਵਾਨੀ, ਸ਼ਰਧਾ, _ਭੈਰਵੀ _ਅਤੇ _ਭੀਮਾ _ (ਨੂੰ 
ਨਮਸਕਾਰ _ ਹੈ); _ਹਿੰਗੁਲਾ, _ਪਿੰਗੁਲਾ _ਅਤੇ _ ਅਨੂਪਮਾ _ਨੂੰ ਨਮਸਕਾਰ _ਹੈ।੨੨੭। 


ਯੁੱਧ _ਕਰਨ ਵਾਲੀ, ਕ੍ਰੋਧ _ਕਰਨ _ ਵਾਲੀ, _ਭਿਆਨਕ _ ਕਰਮ _ ਕਰਨ _ਵਾਲੀ 
ਨਮਸਕਾਰ _ਹੈ; _ ਮਹਾਨ _ ਬੁੱਧੀ _ਵਾਲੀ, ਸਿੱਧੀਆਂ _ਵਾਲੀ _ਅਤੇ ਸ਼ੁੱਧ _ ਕਰਮਾਂ _ਵਾਲੀ 
ਨਮਸਕਾਰ _ ਹੈ); _ ਅਪੌਂਛਰਾ, _ਪਦਮਨੀ _ ਅਤੇ _ ਪਾਰਬਤੀ _ ਵਰਗੇ ਪਰਮ _ ਰੂਪਾਂ ਵਾਲੀ _( 
ਨਮਸਕਾਰ _ਹੈ); _ਸ਼ਿਵ-ਸ਼ਕਤੀ, _ਇੰਦਰ-ਸ਼ਕਤੀ _(ਬਾਸਵੀ), _ਬ੍ਰਹਮਾ-ਸ਼ਕਤੀ _ਅਤੇ _ਕੁਬੇਰ- 
ਸ਼ਕਤੀ _('ਰਿਧ-ਕੂਪਾ”) _(ਨੂੰ ਨਮਸਕਾਰ _ ਹੈ)।੨੨੮। 


ਮਿੜਾ _(ਮ੍ਿੜਿ ਰੁਦੂ ਦੀ ਸ਼ਕਤੀ), _ਮਾਰਜਨੀ (ਦੋਸ਼ਾਂ ਨੂੰ ਦੂਰ ਕਰਨ ਵਾਲੀ), _ਸੂਰਤਵੀ 
(ਦਇਆ _ ਕਰਨ _ਵਾਲੀ) ਅਤੇ _ਮੋਹ _ਕਰਨ _ਵਾਲੀ _(ਨੂੰ ਨਮਸਕਾਰ ਹੈ), _ਪਰਾ _(ਬੂਹਮ- 
ਵਿਦਿਆ), _ਪਸਟਣੀ _(ਪੁਸੰਨ ਹੋਣ ਵਾਲੀ), _ਪਾਰਬਤੀ _ਅਤੇ ਦੁਸ਼ਟਾਂ ਨੂੰ ਮਾਰਨ _ਵਾਲੀ (ਨੂੰ 
ਨਮਸਕਾਰ _ਹੈ); _ਹਿੰਗੁਲਾ, _ਪਿੰਗੁਲਾ ਅਤੇ _ਤੋਤਲਾ ਨੂੰ ਨਮਸਕਾਰ _ਹੈ; _ ਕਾਰਤਿਕਯਾਨੀ 


(ਕਾਰਤੀਕੇਯ-ਸ਼ਕਤੀ), ਸ਼ਿਵਾ _ਅਤੇ _ ਸੀਤਲਾ _ ਨੂੰ _ ਨਮਸਕਾਰ _ਹੈ।੨੨੯। 


ਭਵੀ _(ਯਮ-ਸ਼ਕਤੀ), _ਭਾਰਗਵੀ _(ਭ੍ਰਿਗੂ-ਸ਼ਕਤੀ), _ਅਤੇ _ਸ਼ਸਤ੍ _ਧਾਰਨ _ਕਰਨ _ਵਾਲੀ 
ਨੂੰ ਨਮਸਕਾਰ ਹੈ; _ਅਸਤੂ _ਧਾਰਨ _ਕਰਨ _ਵਾਲੀ ਨੂੰ ਨਮਸਕਾਰ ਹੈ; ਤੇਜ ਨੂੰ ਮਾਣ ਦੇਣ 
ਵਾਲੀ ਨੂੰ ਨਮਸਕਾਰ ਹੈ; ਜਿਤ ਪ੍ਰਾਪਤ ਕਰਨ _ਵਾਲੀ, ਨ ਜਿਤੇ ਜਾ ਸਕਣ ਵਾਲੀ, ਚੁੜੇਲਾਂ 
ਨੂੰ ਚਬਣ ਵਾਲੀ (ਨੂੰ ਨਮਸਕਾਰ ਹੈ); ਕ੍ਰਿਪਾ (ਕਰਨ ਵਾਲੀ), ਕਾਲਕਾ ਰੂਪ _ਵਾਲੀ, ਨਿੱਤ 


ਨਵੇਂ _ਅਤੇ _ਨਿਆਇਸ਼ੀਲ _ਰੂਪ _ਵਾਲੀ ਨੂੰ ਨਮਸਕਾਰ _ਹੈ।੨੩0। 


ਹੌਥ _ਵਿਚ _ਧਨੁਸ਼ _ਧਾਰਨ _ ਕਰਨ ਵਾਲੀ _('ਚਾਪਣੀ”), ਢਾਲ _ਧਾਰਨ ਕਰਨ _ ਵਾਲੀ 
(“ਚਰਮਣੀ”), _ਹੌਥ _('ਪਾਣੰ”) ਵਿਚ _ਖੜਗ ਧਾਰਨ _ਕਰਨ _ਵਾਲੀ ਨੂੰ ਨਮਸਕਾਰ ਹੈ; ਹੱਥ 


੩ 
ਰ੍ 
ਨ 
ਰ੍ 
੍ 
ਰ੍ 


ਅਸਤ੍ਰਾਂ ਅਤੇ `ਸ਼ਸਤ੍ਰਾਂ ਨਾਲ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ; ਪੁਸੰਨ ਕਰਨ ਵਾਲੀ 


('ਰਿਸਟਣੀ”), ਪੁਸ਼ਟ ਕਰਨ ਵਾਲੀ ਅਤੇ ਪਰਮ ਤੇਜ ਵਾਲੀ ਨੂੰ ਨਮਸਕਾਰ ਹੈ; (ਸਦਾ) ਜੁਆਨ 
ਰੂਪ ਵਾਲੀ ਨੂੰ ਨਮਸਕਾਰ ਹੈ; ਬਿਰਧ ਅਤੇ ਬਾਲ ਰੁਪ ਵਾਲੀ ਨੂੰ ਨਮਸਕਾਰ ਹੈ।੨੩੩। 


ਨਮੋ 


< 


ਨਮੋ 
ਜਿਨੈ 


ਸੀ _ਦਸਮ-ਗ੍ਰੰਥ _ਸਾਹਿਬ 


ਸਿੰਘਬਾਹੀ ਨਮੋਦਾੜ ਗਾੜੰ। 

ਖਗ _ਦਗੈ ਝਮਾ _ਝਮ ਬਾੜੋ। 

ਰੂੜਿ ਗੂੜੇ ਨਮੋ ਸਰਬ _ਬਿਆਪੀ। 

ਨਿਤ _ਨਾਰਾਇਣੀ ਦੁਸਟ ਖਾਪੀ। _੧੫। ੨੩੪। 


ਰਿਧਿ ਰੂਪੰ ਨਮੋ ਸਿਧ ਕਰਣੀ। 

ਪੌਖਣੀ _ਸੋਖਣੀ ਸਰਬ _ਭਰਣੀ। 

ਆਰਜਨੀ _ਮਾਰਜਨੀ ਕਾਲ ਰਾਤ੍ਹੀ। 

ਜੋਗ ਜ੍ਹਾਲੈ ਧਰੀ ਸਰਬ ਦਾਤ੍ਰੀ। ੧੬। ੨੩੫। 


ਪਰਮ _ਪਰਮੇਸੂਰੀ ਧਰਮ _ਕਰਣੀ। 

ਨਿਤ ਨਾਰਾਇਣੀ ਦੁਸਟ ਦਰਣੀ। 

ਆਛਲਾ _ਈਸੁਰੀ ਜੋਗ ਜੁਆਲੀ। 

ਬਰਮਣੀ _ਚਰਮਣੀ ਕੂਰ _ਕਾਲੀ। _੧੭। ੨੩੬। 


ਰੇਚਕਾ ਪੂਰਕਾ ਪ੍ਰਾਤ _ਸੈਧਿਆ। 
ਮੋਹ ਕੈ ਚਉਦਹੂੰ ਲੋਗ _ਬੰਧਿਆ। 
ਅੰਜਨੀ _ਗੰਜਨੀ ਸਰਬ _ਅਸਤ੍ਰਾ। 
ਧਾਰਣੀ _ਬਾਰਣੀ ਸਰਬ _ਸਸਤ੍ਰਾ। ੧੮। ੨੩੭। 


ਅੰਜਨੀ _ਗੰਜਨੀ ਦੁਸਟ ਗਰਬਾ। 

ਤੋਖਣੀ _ਪੋਖਣੀ ਸੰਤ _ਸਰਬਾ। 

ਸਕਤਣੀ _ਸੂਲਣੀ ਖੜਗ _ਪਾਣੀ। 

ਤਾਰਣੀ _ਕਾਰਣੀਅੰ ਕ੍ਰਿਪਾਣੀ। ੧੯। ੨੩੮। 


ਰੂਪ ਕਾਲੀ _ਕਪਾਲੀ _ਅਨੰਦੀ। 

ਚੰਦੂਣੀ ਭਾਨੁਵੀਅੰ ਗੁਬਿੰਦੀ। 

ਛੈਲ ਰੂਪਾ ਨਮੋ ਦੁਸਟ ਦਰਣੀ। 

ਕਾਰਣੀ _ਤਾਰਣੀ ਸ੍ਰਿਸਟ ਭਰਣੀ। ੨0। ੨੩੯। 


ਹਰਖਣੀ _ਬਰਖਣੀ _ਸਸਤ੍ਰ _ਧਾਰਾ। 
ਤਾਰਣੀ ਕਾਰਣੀਯੈ _ਅਪਾਰਾ। 
ਜੋਗਣੀ ਭੋਗਣੀ ਪੁਮ ਪੁਗਿਯਾ। 


ਦੇਵ ਦਈਤਯਾਇਣੀ ਦੇਵਿ ਦੁਰਗਿਯਾ। _੨੧। ੨੪0। 


ਗੂੜ੍ਹ ਰੂਪ _ਵਾਲੀ _ਅਤੇ _ਸਰਬ-ਵਿਆਪੀ ਰੂਪ _ਵਾਲੀ 
ਖਪਾਉਣ ਵਾਲੀ _ਨਾਰਾਇਣੀ _ (ਦੁਰਗਾ) _ਨੂੰ ਨਮਸਕਾਰ _ਹੈ।੨੩੪। 


ਰਿਧੀ-ਭਰਪੂਰ ਰੂਪ _ਵਾਲੀ _ ਨੂੰ ਨਮਸਕਾਰ _ਹੈ; (ਸਾਰੇ _ਕੰਮ) _ਸਿੱਧ _ਕਰਨ _ਵਾਲੀ 
ਨਮਸਕਾਰ _ਹੈ; ਪਾਲਣ _ਕਰਨ _ਵਾਲੀ, _ਸੁਕਾਉਣ ਵਾਲੀ _ਅਤੇ _ਸਭ _ ਨੂੰ ਭਰਨ _ਵਾਲੀ 
ਨਮਸਕਾਰ _ ਹੈ; ਉਜਲੇ _ਰੂਪ _ਵਾਲੀ _(ਆਰਜਨੀ), ਪਾਪਾਂ _ ਤੋਂ ਸ਼ੁੱਧ _ਕਰਨ _ਵਾਲੀ 
ਪਰਲੋ _ਦੀ _ਕਾਲ-ਰਾਤ੍ਰੀ _ਵਾਲੇ _ਰੂਪ _ਵਰਗੀ ਨੂੰ ਨਮਸਕਾਰ _ਹੈ; ਯੋਗ _ ਅਗਨੀ 
ਧਾਰਨ _ ਕਰਨ _ ਵਾਲੀ _ਅਤੇ _ਸਭ ਨੂੰ ਦੇਣ ਵਾਲੀ _('ਸਰਬ _ਦਾਤ੍ਰੀ”) ਨੂੰ ਨਮਸਕਾਰ 
।੨੩੫। 


ਸ੍ਰੇਸ਼ਨ _ਐਸ਼ਵਰਜ _ਵਾਲੀ _('ਪਰਮੇਸ਼੍ੂਰੀ`) ਅਤੇ _ਧਰਮਾਚਾਰ _ਕਰਨ _ਵਾਲੀ ਨੂੰ 
ਨਮਸਕਾਰ ਹੈ; ਨਿੱਤ ਨਵੀਂ ਅਤੇ ਦੁਸ਼ਟਾਂ ਨੂੰ _ਦਰੜਨ _ਵਾਲੀ _ਦੁਰਗਾ (ਨੂੰ ਨਮਸਕਾਰ ਹੈ); 
(ਸਭ ਨੂੰ) _ਛੱਲਣ ਵਾਲੀ, (ਕਿਸੇ ਤੋਂ ਵੀ) ਨ ਛਲੀ ਜਾ ਸਕਣ ਵਾਲੀ, _ਸ਼ਿਵ-ਸ਼ਕਤੀ 
(ਈਸੁਰੀ`) ਅਤੇ ਯੋਗ-ਅਗਨੀ (ਨੂੰ ਨਮਸਕਾਰ _ਹੈ); ਕਵਚ ਨੂੰ ਧਾਰਨ _ਕਰਨ _ਵਾਲੀ 
('ਬਰਮਣੀ'), ਢਾਲ ਨੂੰ ਧਾਰਨ ਕਰਨ _ਵਾਲੀ, ਭਿਆਨਕ ਰੂਪ _ਵਾਲੀ _ਕਾਲੀ ਨੂੰ ਨਮਸਕਾਰ 
ਹੰ।੨੩੬। 


ਖਾਲੀ _ਕਰਨ _ਵਾਲੀ _('ਰੇਚਕਾ”), _ਭਰਨ _ਵਾਲੀ _('ਪੂਰਕਾ”), _ਸਵੇਰ ਅਤੇ _ਸੰਧਿਆ 
ਰੂਪ ਵਾਲੀ ਨੂੰ _ਨਮਸਕਾਰ ਹੈ; ਜਿਸ _ਨੇ ਮੋਹ ਕਾਰਨ ਚੌਦਾਂ ` ਲੋਕਾਂ ਨੂੰ ਬੰਨ੍ਹਿਆ ਹੋਇਆ 


ਹੈ (ਉਸ ਨੂੰ ਨਮਸਕਾਰ ਹੈ); ਸਭ ਪੁਕਾਰ ਦੇ ਅਸਾਂ ਨੂੰ ਨਸ਼ਟ ਕਰਨ ਵਾਲੀ _ਮਾਇਆ 


('ਅੰਜਨੀ”) ਨੂੰ ਨਮਸਕਾਰ _ਹੈ; ਸਾਰੇ ਸ਼ਸਤ੍ਰ _ ਨੂੰ ਧਾਰਨ ਕਰਨ _ਵਾਲੀ _(ਅਤੇ ਉਨ੍ਹਾਂ ਨੂੰ) 
ਹਟਾਉਣ _ਵਾਲੀ _('ਬਾਰਣੀ”) ਨੂੰ ਨਮਸਕਾਰ _ਹੈ।੨੩੭। 

ਦੁਸ਼ਟਾਂ ਦੇ ਹੰਕਾਰ ਨੂੰ ਨਸ਼ਟ ਕਰਨ _ਵਾਲੀ ਮਾਇਆ ('ਅੰਜਨੀ”) ਨੂੰ ਨਮਸਕਾਰ ਹੈ; 
ਸਾਰਿਆਂ ਸੰਤਾਂ ਨੂੰ ਪ੍ਰਸੰਨ _ਕਰਨ ਅਤੇ _ਭਰਨ _ਵਾਲੀ ਨੂੰ ਨਮਸਕਾਰ ਹੈ; ਹੱਥ _ਵਿਚ ਸ਼ਕਤੀ 
ਨਮਸਕਾਰ _ਹੈ; (ਸਭ _ ਨੂੰ) ਤਾਰਨ _ਵਾਲੀ, _(ਸਭ _ਦੇ) ਕਾਰਨ _ਸਰੂਪ _ਵਾਲੀ _ਅਤੇ ਕ੍ਰਿਪਾਨ 
ਰੂਪਾ _ਨੂੰ ਨਮਸਕਾਰ _ਹੈ।੨੩੮। 


੍ 
ਰ੍ 
ਰਸ 


02੧੨ ॥2੧੨ 


| 


੬0 ॥੦੧੨ 


੨ 
ਹੈਂ 
ਿ 
ਕੰ 
ਹੂ 
ਤਹ 
ਇੰ 
੍ 
ਇੱ 
ਹੇ 


ਹਰਖ _ਦੇਣ ਵਾਲੀ, _ਸ਼ਸਤ੍ਰਾਂ _ਦੀ _ਧਾਰ _ਦੀ ਬਰਖਾ __ਕਰਨ _ਵਾਲੀ ਨੂੰ ਨਮਸਕਾਰ 


ਹੈ; (ਸਭ ਨੂੰ) ਤਾਰਨ _ਵਾਲੀ _ਅਤੇ _ਅਪਾਰ _ਕਾਰਨ _ਰੂਪ _ਵਾਲੀ ਨੂੰ ਨਮਸਕਾਰ ਹੈ; ਯੋਗ 


ਵਾਲੀ, _ਭੋਗ _ਵਾਲੀ _ਅਤੇ _ਬੁਹਮ-ਵਿਦਿਆ _('ਪੁਰਮ _ਪੁਗਿਯਾ”) ਨੂੰ ਨਮਸਕਾਰ _ਹੈ; ਦੇਵਤਿਆਂ 


ਅਤੇ ਦੈਂਤਾਂ ਨੂੰ ਅਨੁਸ਼ਾਸਨ ਵਿਚ _ਰਖਣ _ਵਾਲੀ _(ਆਯਣੀ') ਅਤੇ _ਦੁਰਗ ਦੈੱਤ ਨੂੰ ਮਾਰਨ 


ਵਾਲੀ _ਦੇਵੀ ਨੂੰ ਨਮਸਕਾਰ _ਹੈ।੨੪0। 


ਸੀ _ਦਸਮ-ਗ੍ਰੰਥ _ਸਾਹਿਬ 


ਘੋਰਿ ਰੂਪਾ ਨਮੋ _ਚਾਰੁ _ਨੈਣਾ। 
ਸੂਲਣੀ _ਸੈਥਣੀ _ਬਕ੍ਹ _ਬੈਣਾ। 
ਬ੍ਰਿਧ ਬੁਧੰ ਕਰੀ ਜੋਗ ਜੁਆਲਾ। 
ਚੰਡ ਮੁੰਡੀ ਮਿੜਾ ਕੂਰ _ਕਾਲਾ। ੨੨। ੨੪੧ 


ਦੁਸਟ ਪੁਸਟਾਰਦਨੀ ਛੇਮ ਕਰਣੀ। 
ਦਾੜ ਗਾੜਾ ਧਰੀ ਦੁਖ੍ਯ _ਹਰਣੀ। 
ਸਾਸਤ _ਬੇਤਾ ਨਮੋ _ਸਸਤ੍ਰ _ਗਾਮੀ। 
ਜਛ _ਬਿਦਿਆ ਧਰੀ ਪੂਰਣ ਕਾਮੀ। ੨੩। ੨੪੨। 


ਤਾਪਣੀ _ਜਾਪਣੀ ਸਰਬ _ਲੋਗਾ। 

ਖਾਪਣੀ _ਥਾਪਣੀ ਸਰਬ _ਸੋਗਾ। 

ਲੌਕੁੜੇਸੀ ਨਮੋ _ਸਕਤਿ ਪਾਣੀ। 

ਕਾਲਿਕਾ ਖੜਗ ਪਾਣੀ ਕ੍ਰਿਪਾਣੀ। ੨੪। ੨੪੩। 
ਲੈਕੁੜੈਸਾ ਨਮੋ _ਨਾਗੂ _ਕੋਟੀ। 

ਕਾਮ ਰੂਪਾ ਕਮਿਛਿਆ ਕਰੋਟੀ। 

ਕਾਲ ਰਾਤੀ ਕਪਰਦੀ ਕਲਿਆਣੀ। 

ਰਿਧਣੀ ਸਿਧ ਦਾਤੀ _ਕ੍ਰਿਪਾਣੀ। ੨੫। ੨੪੪੧ 


ਨੂੰ 2 % % $ % 2, ਕੂ 2 $ % $ 


ਚਤੁਰ ਬਾਹੀ ਨਮੋ ਅਸਟ ਬਾਹਾ। 
ਪੋਖਣੀ ਸਰਬ _ਆਲਮ _ਪਨਾਹਾ। 
ਅੰਬਿਕਾ _ਜੰਭਹਾ _ਕਾਰਤਕ੍ਯਾਨੀ। 
ਮ੍ਰਿੜਾਲੀ ਕਪਰਦੀ ਨਮੋ ਸ੍ਰੀ _ਭਵਾਨੀ। ੨੬। ੨੪੫। 


ਨਮੋ ਦੇਵ ਅਰਦ੍ਯਾਰਦਨੀ ਦੁਸਟ ਹੰਤੀ। 
ਸਿਤਾ _ਅਸਿਤਾ ਰਾਜ ਕ੍ਰਾਂਤੀ ਅਨੰਤੀ। 

ਜੁਆਲਾ ਜਯੰਤੀ ਅਲਾਸੀ ਅਨੰਦੀ। 

ਨਮੋ _ਪਾਰਬ੍ਹਮੀ ਹਰੀ ਸੀ _ਮੁਕੈਦੀ। ੨੭। ੨੪੬। 


ਜਯੰਤੀ ਨਮੋ ਮੰਗਲਾ ਕਾਲਕਾਧੀ। 

ਕਪਾਲੀ ਨਮੋ _ਭਦੁਕਾਲੀ ਸਿਵਾਯੌ। 

ਦੁਗਾਯੋ _ਛਿਮਾਯੰ ਨਮੋ ਧਾਤ੍ਰੀਏਯੋ। 

ਸੁਆਹਾ ਸੁਧਾਯ ਨਮੋ _ਸੀਤਲੇਯ। ੨੮। ੨੪੭। 
ਚਰਬਣੀ ਸਰਬ _ਧਰਮੰ _ਧੁਜਾਯੈ। 

ਹਿੰਗੁਲਾ ਪਿੰਗੁਲਾ ਅੰਬਿਕਾਯੋ। 

ਦੀਰਘ _ਦਾੜਾ ਨਮੋ _ਸਿਆਮ _ਬਰਣੀ। 
ਅੰਜਨੀ _ਗੰਜਨੀ ਦੈਤ ਦਰਣੀ। ੨੯। ੨੪੮। 


ਵਾਲੀ _ਯੋਗ-ਅਗਨੀ ਰੂਪਾ ਨੂੰ ਨਮਸਕਾਰ ਹੈ; ਚੰਡ ਅਤੇ ਮੁੰਡ ਨੂੰ `ਮਾਰਨ _ਵਾਲੀ, ਮੁਰਦਿਆਂ 
ਦੀ ਸਵਾਰੀ _ਕਰਨ _ਵਾਲੀ _('ਮਿਿੜਾ`) ਅਤੇ ਭਿਆਨਕ _ਕਾਲ _ਰੂਪ _ਵਾਲੀ _ਨੂੰ ਨਮਸਕਾਰ 


ਹੰ।੨੪੧। 


ਨੂੰ ਨਮਸਕਾਰ _ਹੈ; ਦ੍ਰਿੜ੍ਹ _ਦਾੜ੍ਹਾਂ _ਧਾਰਨ ਕਰਨ _ਵਾਲੀ ਅਤੇ ਦੁਖਾਂ ਨੂੰ ਹਰਨ ਵਾਲੀ ਨੂੰ 
ਨਮਸਕਾਰ _ਹੈ; _ਸ਼ਾਸਤੁ _ ਜਾਣਨ _ਵਾਲੀ ਨੂੰ ਨਮਸਕਾਰ _ਹੈ; _ਸ਼ਸਤ੍ੁ _ ਚਲਾਉਣ ਵਾਲੀ ਨੂੰ 
ਨਮਸਕਾਰ _ਹੈ। _ਯਕਸ਼-ਵਿਦਿਆ _ਧਾਰਨ _ ਕਰਨ _ਵਾਲੀ _ਅਤੇ _ਕਾਮਨਾਵਾਂ _ਨੂੰ ਪੂਰਾ _ਕਰਨ 


ਵਾਲੀ _ਨੂੰ ਨਮਸਕਾਰ _ ਹੈ।੨੪੨। 

ਵੈਰੀ _('ਰਿਪੰ”) ਨੂੰ _ਤਪਾਉਣ ਵਾਲੀ, _ਸਾਰਿਆਂ ਲੋਕਾਂ _ਲਈ _ ਜਪਣ-ਯੋਗ _(ਨੂੰ 
ਨਮਸਕਾਰ ਹੈ); (ਸ੍ਰਿਸ਼ਟੀ ਦੀਆਂ ਸਾਰੀਆਂ) ਸਥਾਪਨਾਵਾਂ ਨੂੰ _ਖਪਾਉਣ _ਵਾਲੀ _ਅਤੇ ਸਾਰਿਆਂ 
ਸੋਗਾਂ ਦੀ ਸਥਾਪਨਾ _ਕਰਨ _ਵਾਲੀ (ਨੂੰ ਨਮਸਕਾਰ ਹੈ); ਹਨੂਮਾਨ ਦੀ ਸ਼ਕਤੀ _('ਲੰਕੁੜੇਸੀ”) 
ਦੁਰਗਾ ਨੂੰ ਨਮਸਕਾਰ _ਹੈ; ਹੱਥ _ਵਿਚ _ਬਰਛੀ _ਪਕੜਨ _ਵਾਲੀ ਨੂੰ ਨਮਸਕਾਰ ਹੈ; ਹੱਥ 


ਵਿਚ _ਖੜਗ ਧਾਰਨ _ਕਰਨ _ਵਾਲੀ _ਕਾਲਿਕਾ _ਅਤੇ _ਕ੍ਰਿਪਾਨ-ਰੂਪਾ ਨੂੰ ਨਮਸਕਾਰ _ਹੈ।੨੪੩॥। 


ਹਨੂਮਾਨ _ਦੀ ਸ਼ਕਤੀ _('ਲੰਕੁੜੇਸੀ”) _ ਦੁਰਗਾ _ ਨੂੰ ਨਮਸਕਾਰ _ਹੈ; _ਜੁਆਲ-ਮੁਖੀ _ਨੂੰ 
ਨਮਸਕਾਰ _ਹੈ; _ਕਾਮ-ਰੂਪਾ, _ਕਾਮਾਖਿਆ ਅਤੇ _ਕਾਲੀ ਦੇਵੀ ਨੂੰ ਨਮਸਕਾਰ ਹੈ; ਕਾਲੀ _ਰਾਤ 
ਵਰਗੀ, _ ਸਿਰ _ ਉਪਰ _ਜੂੜਾ ਬੰਨ੍ਹਣ _ਵਾਲੀ _(ਕਪਰਦੀ”), ਕਲਿਆਣ _ ਕਰਨ _ਵਾਲੀ ਨੂੰ 
ਨਮਸਕਾਰ ਹੈ; _ਮਹਾ-ਰਿੱਧੀ ਦੇਣ ਵਾਲੀ, _ਸਿੱਧੀ _ਪੁਦਾਨ ਕਰਨ _ਵਾਲੀ _ਅਤੇ ਕ੍ਰਿਪਾਨ _ਧਾਰਨ 


ਕਰਨ ਵਾਲੀ ਨੂੰ ਨਮਸਕਾਰ _ਹੈ।੨੪੪। 


ਚਾਰ _ਭੁਜਾਵਾਂ _ਵਾਲੀ ਨੂੰ ਨਮਸਕਾਰ ਹੈ, _ਔਠ _ਬਾਂਹਵਾਂ _ਵਾਲੀ ਨੂੰ ਨਮਸਕਾਰ ਹੈ; 


ਦੇਵਤਿਆਂ ਨੂੰ ਦੁਖ ਦੇਣ ਵਾਲਿਆਂ ਦਾ ਨਾਸ਼ ਕਰਨ ਵਾਲੀ ਨੂੰ ਨਮਸਕਾਰ ਹੈ; ਗੋਰੇ, 


ਕਾਲੇ _ਅਤੇ _ਰਾਜ-ਗਰਦੀ ਆਦਿ _ਅਨੰਤ _ਰੂਪਾਂ _ਵਾਲੀ (ਨੂੰ ਨਮਸਕਾਰ ਹੈ); _ਜੁਆਲਾ _ਰੂਪ 


ਨਮਸਕਾਰ _ਹੈ), _ਪਾਰਬ੍ਰਹਮ _ਦੀ _ ਸ਼ਕਤੀ, _ਹਰੀ _ਵਰਗੀ _ਅਤੇ _ਮੁਕਤੀ ਦੇਣ ਵਾਲੀ ਨੂੰ 
ਨਮਸਕਾਰ _ਹੈ।੨੪੬। 


ਜਯੰਤੀ, _ਮੰਗਲਾ _ਅਤੇ _ਕਾਲਿਕਾ ਨੂੰ ਨਮਸਕਾਰ ਹੈ; _ਕਪਾਲੀ, _ਭਦੂਕਾਲੀ ਅਤੇ _ਸ਼ਿਵਾ 


ਨੂੰ ਨਮਸਕਾਰ _ਹੈ; ਦੁਰਗਾ, ਸ਼ਾਂਤ-ਰੂਪ ਅਤੇ _ਧਾੜ੍ਹੀ ਨੂੰ ਨਮਸਕਾਰ _ਹੈ; _ਸਵਾਹਾ _(ਅਗਨੀ- 
ਰੂਪਾ), ਸੁਧਾ _ (ਅੰਮ੍ਹਿਤ-ਰੂਪਾ) _ਅਤੇ _ ਸੀਤਲਾ _ ਨੂੰ ਨਮਸਕਾਰ _ਹੈ।੨੪੭। 


ਸਭ ਨੂੰ _ਚਬਣ ਵਾਲੀ ਅਤੇ _ਧਰਮ-ਧੁਜਾ ਰੂਪ _ਵਾਲੀ ਨੂੰ ਨਮਸਕਾਰ _ਹੈ; _ਹਿੰਗੁਲਾ, 
ਪਿੰਗੁਲਾ ਅਤੇ _ਅੰਬਕਾ ਨੂੰ ਨਮਸਕਾਰ _ਹੈ; ਲੰਬੀਆਂ ਦਾੜ੍ਹਾਂ _ਵਾਲੀ ਨੂੰ ਨਮਸਕਾਰ ਹੈ, _ਕਾਲੇ 


ਤੇ ਰਹ 


ਹੰ।੨੪੮। 


ਸੀ _ਦਸਮ-ਗ੍ਰੰਥ _ਸਾਹਿਬ 


ਅਰਧ _ਚੰਦ੍ਰਾਇਣੀ ਚੰਦੂਚੂੜੇ। 

ਇੰਦੂ _ਉਰਧਾ ਨਮੋ ਦਾੜ ਗੂੜੇ। 

ਸੇਖਰੀ ਚੰਦੁਭਾਲਾ _ਭਵਾਨੀ। 

ਭੈਹਰੀ ਭੂਤਰਾਟੀ _ਕ੍ਰਿਪਾਨੀ। ੩0। _੨੪੯। 


ਕਾਰਣੀ ਕਰਮ _ਕਰਤਾ _ਕਮਛ੍ਯਾ। 

ਪਦਮਿਨੀ ਪੂਰਣੀ ਸਰਬ _ਇਛ੍ਯਾ। 

ਜੋਗਣੀ ਜਗ _ਕਰਤਾ _ਜਯੈਤੀ। 

ਸੁਆਮਣੀ ਸਿਿਸਟਜਾ ਸਤ ਹੰਤੀ। ੩੧। ੨੫0। 
ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ। 

ਪ੍ਰਭੀ ਪੂਰਣੀ ਪਾਰਬ੍ਰਹਮੀ ਅਜੈਯੈ। 

ਅਰੂਪੰ _ਅਨੂਪੰ _ਅਨਾਮੰ _ਅਠਾਮੰ। 

ਅਭੀਅੰ _ਅਜੀਤੰ ਮਹਾ ਧਰਮ _ਧਾਮੰ। _੩੨। _੨੫੧। 


੧੩੪੧ ੪੩੨੩ 


ਅਛੇਦੰ ਅਭੇਦੇ ਅਕਰਮੰ ਸੁ _ਧਰਮੰ। 

ਨਮੋ ਬਾਣ ਪਾਣੀ ਧਰੇ ਚਰਮ _ਬਰਮੰ। 

ਅਜੇਯੋ _ਅਭੇਧੀ _ਨਿਰੰਕਾਰ ਨਿਤ੍ਯੋ। 

ਨਿਰੂਪੰ _ਨਿਰਬਾਣੈ _ਨਮਿਤ੍ਯੋ ਅਕ੍ਰਿਤ੍ਯੈ। ੩੩। ੨੫੨। 
ਗੁਰੀ ਗਉਰਜਾ ਕਾਮਗਾਮੀ _ਗੁਪਾਲੀ। 

ਬਲੀ _ਬੀਰਣੀ _ਬਾਵਨਾ ਜਗ੍ਯਾ _ਜੁਆਲੀ। 

ਨਮੋ ਸਤਰ _ਚਰਬਾਇਣੀ ਗਰਬ _ਹਰਣੀ। 

ਨਮੋ _ਤੋਖਣੀ _ਸੋਖਣੀ ਸਰਬ _ਭਰਣੀ। _੩੪। _੨੫੩। 
ਪਿਲੰਗੀ _ਪਵੈਗੀ ਨਮੋ _ਚਰਚਿਤੰਗੀ। 

ਨਮੋ ਭਾਵਨੀ ਭੂਤ _ਹੰਤਾ _ਭੜਿੰਗੀ। 

ਨਮੋ _ਭੀਮਿ ਸਰੂਪਾ ਨਮੋ ਲੋਕ ਮਾਤਾ। 

ਭਵੀ ਭਾਵਨੀ _ਭਵਿਖ੍ਯਾਤ _ਬਿਧਾਤਾ। ੩੫। ੨੫੪। 
ਪਰੀ _ਪੋਖਣੀ ਪਾਰਬ੍ਹਮੀ ਗਇਤ੍ਰੀ। 

ਜਟੀ ਜੁਆਲ _ਪਰਚੰਡ ਮੁੰਡੀ _ਚਮੁੰਡੀ। 

ਬਰੰਦਾਇਣੀ ਦੁਸਟ ਖੰਡੀ ਅਖੰਡੀ। ੩੬। ੨੫੫। 


ਚੰਡੀ _ਚਰਿਤ੍ਰ-੨ ੧੫੬ 


ਨਮਸਕਾਰ _ਹੈ; _ ਅਪੌਛਰਾ, _ਪਦਮਨੀ _ਅਤੇ _ਸਾਰੀਆਂ _ ਇੱਛਾਵਾਂ ਕਰਨ 
ਨਮਸਕਾਰ ਹੈ; (ਸਭ ਨੂੰ) _ਜਿਤਣ _ਵਾਲੀ _ਯੋਗਿਨੀ ਅਤੇ ਯੱਗ _ਕਰਨ _ਵਾਲੀ _“ 
ਨਮਸਕਾਰ ਹੈ; ਸ਼ੋਭਾ ਦੀ ਮਾਲਕ, ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲੀ ਅਤੇ ਵੈਰੀ ਨੂੰ 
ਵਾਲੀ _ ਨੂੰ ਨਮਸਕਾਰ _ਹੈ।੨੫0। 


ਮਾਰਨ 
(ਤੂੰ) ਪਵਿਤਰ, ਪੁਨੀਤ, _ਪੁਰਾਤਨ, _ਸਮਝ _ ਤੋਂ ਪਰੇ _('ਪਰੇਯੰ”), _ਪ੍ਰਭੁਤਾ _ਵਾਲੀ, 
ਪਰਿਪੂਰਣ, _ਪਾਰਬੂਹਮ _ਦੀ _ ਸ਼ਕਤੀ, _ਅਜਿਤ, _ਰੂਪ-ਰਹਿਤ, _ਉਪਮਾ-ਰਹਿਤ, _ ਨਾਮ _ ਰਹਿਤ, 
ਸਥਾਨ-ਰਹਿਤ, ਡਰ _ਤੋ` ਰਹਿਤ, _ਜਿਤੀ ਨ ਜਾ ਸਕਣ ਵਾਲੀ ਅਤੇ _ਮਹਾਨ _ਧਰਮਾਂ ਦਾ 


ਘਰ _ਹੈ।੨੫੧। 


(ਤੂੰ) ਅਛੇਦ (ਨ ਛੇਦੇ ਜਾ ਸਕਣ ਵਾਲੀ), ਅਭੇਦ, ਅਕਰਮ ਅਤੇ _ਸੁਧਰਮ ਹੈਂ, ਬਾਣ 
ਅਤੇ _ਢਾਲ ਨੂੰ ਹੱਥ _ਵਿਚ ਧਾਰਨ _ਕਰਨ _ਵਾਲੀ _ਅਤੇ _ਕਵਚ-ਧਾਰੀ _ਨੂੰ ਨਮਸਕਾਰ ਹੈ; 
ਅਜਿਤ, ਅਭੇਦ, ਨਿਰਾਕਾਰ, ਸਦੀਵੀ ਹੈ; ਰੂਪ ਤੋਂ ਬਿਨਾ, ਸੂ-ਭਾਵ ਤੋਂ ਰਹਿਤ, _(ਸਭ ਦਾ) 
ਨਿਮਿਤ _ ਕਾਰਨ _ ਅਤੇ _ ਬਿਨਾ ਕੀਤਿਆਂ _ਹੋਣ ਵਾਲੀ (ਨੂੰ ਨਮਸਕਾਰ _ਹੈ)।੨੫੨। 


ਗੌਰੀ, _ਗਿਰਜਾ, _ਕਾਮ-ਗਾਮੀ _ (ਕਾਮਨਾ _ਜਾਣਨ _ਵਾਲੀ), _ਗੁਪਾਲੀ (ਧਰਤੀ ਨੂੰ 
ਪਾਲਣ ਵਾਲੀ), ਬਲਵਾਨ, _ਬੀਰਣੀ, _ਬਾਵਨੀ, ਯੋਗ _ਦੀ _ ਅਗਨੀ (ਦੀ _ਪਵਿਤਰਤਾ) ਵਾਲੀ 
(ਨੂੰ ਨਮਸਕਾਰ ਹੈ); ਵੈਰੀਆਂ ਨੂੰ _ਚਬ _ਜਾਣ _ਵਾਲੀ _ਅਤੇ _ਹੰਕਾਰ ਤੋੜਨ _ਵਾਲੀ ਨੂੰ 
ਨਮਸਕਾਰ _ ਹੈ; ਸਭ _ ਨੂੰ ਪ੍ਰਸੰਨ _ਕਰਨ _ਵਾਲੀ, _ਸੁਕਾਉਣ _ਵਾਲੀ _ਅਤੇ _ਭਰਨ _ਵਾਲੀ ਨੂੰ 
ਨਮਸਕਾਰ _ਹੈ।੨੫੩। 

ਸ਼ੇਰ ਉਤੇ ਘੋੜੇ ਵਾਂਗ ਸਵਾਰੀ ਕਰਨ ਵਾਲੀ ਅਤੇ ਪੂਜੇ ਜਾਣ ਯੋਗ ਅੰਗਾਂ ਵਾਲੀ ਨੂੰ 
ਨਮਸਕਾਰ ਹੈ; ਸ਼ਰਧਾ ਰੂਪਾ, ਭੂਤਾਂ ਨੂੰ ਮਾਰਨ ਵਾਲੀ ਅਤੇ ਯੁੱਧ ਕਰਨ ਵਾਲੀ ਨੂੰ ਨਮਸਕਾਰ ਹੈ; 
ਭਿਆਨਕ ਰੂਪ ਵਾਲੀ ਨੂੰ ਨਮਸਕਾਰ ਹੈ; ਜਗਤ ਮਾਤਾ ਨੂੰ ਨਮਸਕਾਰ ਹੈ; ਸ਼ਿਵ ਦੀ ਸ਼ਕਤੀ, 
ਸ਼ਰਧਾ ਰੂਪਾ, ਜਗਤ ਵਿਚ ਪ੍ਰਸਿੱਧ ਅਤੇ ਬੂਹਮਾ ਦੀ ਸ਼ਕਤੀ ਨੂੰ ਨਮਸਕਾਰ ਹੈ।੨੫੪। 

ਪ੍ਰਭੂਤਾ _ਵਾਲੀ, _ਸਰਬਤ੍ਰ _ਪਰਿਪੂਰਨ, _ਪਰਮ _ਪਵਿਤਰ ਰੂਪ ਵਾਲੀ _(ਨੂੰ ਨਮਸਕਾਰ 
ਹੈ); _ਅਪੱਛਰਾ, ਪੋਸ਼ਣ _ਕਰਨ _ਵਾਲੀ, ਪਾਰਬ੍ਰਹਮ _ਦੀ ਸ਼ਕਤੀ ਅਤੇ _ਗਾਇਤ੍ਰੀ (ਨੂੰ ਨਮਸਕਾਰ 
ਹੈ); ਜੱਟਾਂ ਵਾਲੇ ਸ਼ਿਵ ਦੇ ਤੇਜ ਵਾਲੀ, ਚੰਡ-ਮੁੰਡ ਨੂੰ ਮਾਰਨ ਵਾਲੀ ਚਮੁੰਡੀ (ਨੂੰ ਨਮਸਕਾਰ 
ਹੈ); ਵਰ ਦੇਣ ਵਾਲੀ, ਦੁਸ਼ਟਾਂ _ਦਾ _ਖੰਡਨ _ਕਰਨ _ਵਾਲੀ _ਅਖੰਡ-ਸਰੂਪਾ (ਨੂੰ ਨਮਸਕਾਰ 
ਹੈ)।੨੫੫। 


ਸੀ _ਦਸਮ-ਗ੍ਰੰਥ _ਸਾਹਿਬ 


ਸਬੈ ਸੰਤ _ਉਬਾਰੀ _ਬਰੈ _ਬ੍ਯੂਹ _ਦਾਤਾ। 

ਨਮੋ _ਤਾਰਣੀ _ਕਾਰਣੀ ਲੋਕ _ਮਾਤਾ। 

ਨਮਸਤ੍ਯੋ ਨਮਸਤ੍ਯੰ ਨਮਸਤ੍ਯੌ ਭਵਾਨੀ। 

ਸਦਾ ਰਾਖ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ। ੩੭। ੨੫੬। 


/ਛੱਤਾ ਨੀ ਲੰਚ ਨਾਟਕੇ ਝੰਡੀ ਲਾਰੇਤ੍ਹੇ ਦੋਵਾਂ ਨੂ ਆੰ ਇਜ਼ਤ ਕਰਨਨ 


ਨ _ਨਪਤਨਂ_/ਨਆਯ _ਸੰਰਨਨ ਸਤ _ਨਭਨ ਸਤੁ? -/ 
ਅਥ ਚੰਡੀ ਚਰਿਤ੍ਰ ਉਸਤਤ _ਬਰਨਨੰ 
ਭੁਸ਼ੰਨਾ ਪੁਯਤ ਛੰਦ 

ਭਰੈ _ਜੋਗਣੀ ਪਤ੍ਹ _ਚਉਸਠ ਚਾਰੈ। 

ਚਲੀ _ਠਾਮ ਠਾਮੰ ਡਕਾਰ ਡੁਕਾਰੈ। 

ਭਰੇ ਨੇਹ ਗੇਹੈ ਗਏ ਕੰਕ ਬੰਕੈ। 

ਰੂਲੇ ਸੂਰਬੀਰ ਅਹਾੜੇ ਨ੍ਰਿਸੈਕੋ। ੧। _੨੫੭। 
ਚਲੇ _ਨਾਰਦਉ ਹਾਥਿ ਬੀਨਾ ਸੁਹਾਏ। 

ਬਨੇ _ਬਾਰਦੀ ਡੰਕ _ਡਉਰੂ _ਬਜਾਏ। 

ਗਿਰੇ _ਬਾਜਿ _ਗਾਜੀ ਗਜੀ ਬੀਰ ਖੇਤੰ। 

ਤਛ ਮੁਛੋ ਨਚੇ ਭੂਤ ਪ੍ਰੇਤੈ। ੨। ੨੫੮। 
ਬੀਰ _ਬੈਤਾਲ ਅਧੈ _ਕਮਧੈ। 

ਬਧ _ਗੋਪਾ ਗੁਲਿਤ੍ਰਾਣ ਬਧੈ। 

ਸਾਧੁ _ਸੈਬੂਹ _ਭੀਤੈ ਅਭੀਤੇ। 

ਲੋਕ ਮਾਤਾ ਭਲੇ ਸਤੂ _ਜੀਤੇ। ੩। ੨੫੯। 
ਮੂੜ ਯਾ ਕੋ ਧਨੰ ਧਾਮ ਬਾਢੇ। 

ਸੂਮ ਸੋਫੀ ਲਰੈ ਜੁਧ ਗਾਢੈ। 

ਰੈਣਿ ਜੋਗੀ ਜਪੈ ਜਾਪ ਯਾ_ਕੋ। 

ਪਰਮ ਜੋਗੰ ਲਹੈ ਸਿਧਤਾ ਕੋ। ੪। ੨੬0। 


ਕੈ; ਕੰ, 3) ਯੇ: 3 & ਕੈ, ਗੋ '%, 


ਤੇ 2 ਲਭ ਨਟਕੇ ਚੰਡੰ_ਯੰਭੇੜੂੰ_ਚੰਡਾੰ_ਗਰਿਤੂ _ਓਸਤ/ਤ ਸਰਨ 


ਨ _ਅਨਟਮੇਂ_ /ਨਆਯ _ਸਰਨਨਆ ਨ੍ਤ _ਨਭ#ਆ ਸਤ? ੮7 


ਚੰਡੀ _ਚਰਿਤ੍ਰ-੨ ੧੫੭ 


ਹੇ ਸਾਰਿਆਂ ਸੰਤਾਂ ਨੂੰ _ਉਬਾਰਨ _ਵਾਲੀ, ਸਾਰਿਆਂ _(ਬ੍ਯੂਹ) ਨੂੰ _ਵਰ ਦੇਣ ਵਾਲੀ 
(ਤੈਨੂੰ _ਨਮਸਕਾਰ ਹੈ); _(ਸਭ _ ਨੂੰ) _ਤਾਰਨ _ਵਾਲੀ, _ਕਾਰਨ-ਸਰੂਪਾ ਅਤੇ _ਲੋਕ _ਮਾਤਾ ਤੈਨੂੰ 
ਨਮਸਕਾਰ ਹੈ; ਹੇ! ਭਵਾਨੀ ਤੈਨੂੰ ਬਾਰ ਬਾਰ ਨਮਸਕਾਰ ਹੈ। ਹੇ ਕ੍ਰਿਪਾ ਕਰਨ ਵਾਲੀ! ਕ੍ਰਿਪਾ 
ਪੂਰਵਕ ਮੇਰੀ _ਸਦਾ _ਹੀ ਰਖਿਆ _ ਕਰ।੨੫੬। 
ਏਥੋਂ 27 ਲਓਤੂ ਨਾਟਕ /ਵੈਚ ਚੰਡ ਲਾੰਰੇਤ੍ੂ ਪੂਸੰਨਾ ਦੇ ਦੋਵਾਂ ਆੰ_ ਕੰ _ਉਸਤਤ-ਵਰਣਨ' 
ਨਾਂ ਦੇ ਅੱਤਵੇ' ਆਨ%ਹੱਟ ਦਾ ਲਭ _੫ਤੰ/੭/ 


ਹੁਣ ਚੰਡੀ ਚਰਿਤ੍ਰ ਦੀ ਉਸਤਤ ਦਾ ਵਰਣਨ 
ਭੁਸ਼ੰਨਾ ਪੁਯਤ ਛੰਦ 

ਚੋਂਠ ਜੋਗਣਾਂ ਨੇ _(ਲਹੂ ਨਾਲ) _ਚੰਗੀ ਤਰ੍ਹਾਂ _('ਚਾਰੰ”) _ਖੌਪਰ _ਭਰੇ ਹੋਏ _ਹਨ ਅਤੇ 
ਡਕਾਰ ਤੇ ਡਕਾਰ ਮਾਰਦੀਆਂ ਥਾਂ-ਥਾਂ ਚਲ ਰਹੀਆਂ _ਹਨ। (ਆਪਣੇ) ਘਰਾਂ ਪੂਤਿ ਨੇਹ ਨਾਲ 
ਭਰੇ ਹੋਏ ਭਿਆਨਕ _('ਬੰਕੰ”) ਕਾਂ ਚਲੇ ਗਏ ਸਨ ਅਤੇ ਸੂਰਵੀਰ ਯੁੱਧ-ਭੂਮੀ (ਅਹਾੜੰ) ਵਿਚ 
ਨਿਸੰਗ ਰੁਲ ਰਹੇ _ ਸਨ।੨੫੭। 

ਹੌਥ _ਵਿਚ _ਬੀਣਾ ਲਏ ਨਾਰਦ _ਵੀ ਚਲਿਆ _ਗਿਆ ਸੀ। ਸਜੇ ਹੋਏ ਬਲਦ ਵਾਲਾ 
(ਬਾਰਦੀ-ਸ਼ਿਵ) _ਡਕ-ਡਕ _ ਡਉਰੂ ਵਜਾ ਰਿਹਾ _ਸੀ, _ਯੁੱਧ-ਭੂਮੀ _ਵਿਚ ਘੋੜਿਆਂ ਅਤੇ 
ਹਾਥੀਆਂ ਵਾਲੇ _ਸੂਰਵੀਰ _('ਗਾਜੀ”) _ਡਿਗੇ _ਪਏ _ਸਨ। ਵੱਢੇ ਟੁੱਕੇ (ਮੁਰਦੇ) ਰੁਲ _ਰਹੇ ਸਨ 
ਅਤੇ _ਭੂਤ _ ਪ੍ਰੇਤ _ਨਚ _ਰਹੇ _ਸਨ।੨੫੮। 

ਅੱਧੇ ਕਟੇ ਹੋਏ ਧੜ ਅਤੇ ਬੀਰ-ਬੈਤਾਲ ਨਚ ਰਹੇ ਸਨ 
ਲਈ (ਹੱਥਾਂ ਨਾਲ) ਗੋਪੀਏ ਬੰਨ੍ਹੇ ਹੋਏ ਹਨ ਅਤੇ ਹੱਥਾਂ ਉਤੇ ਵੈਰੀ 
ਦੇ ਦਸਤਾਨੇ _('ਗੁਲਿਤ੍ਰਾਣ”) ਪਾਏ ਹੋਏ ਸਨ, ਮਾਰੇ ਗਏ ਹਨ; ਸਾਰੇ ਤੋੱ 
ਹੋ ਗਏ ਹਨ; ਲੋਕ-ਮਾਤਾ ਨੂੰ ਨਮਸਕਾਰ ਹੈ (ਜਿਸ ਨੇ) ਚੰਗੀ ਤਰ੍ਹਾਂ ਵੈਰੀਆਂ ਉਤੇ 
ਪ੍ਰਾਪਤ _ਕਰ _ ਲਈ _ਹੈ।੨੫੯। 

(ਜੋ ਕੋਈ) ਮੂਰਖ ਵੀ ਇਸ (ਚਰਿਤ੍ਰ) ਨੂੰ ਪੜ੍ਹੇਗਾ (ਉਸ ਦੇ) ਘਰ ਧੰਨ ਦਾ ਵਾਧਾ 
ਹੋਵੇਗਾ; _(ਜੇ _ਕੋਈ) ਸੋਫੀ _(ਪਰਹੇਜ਼ਗਾਰ) _ਅਤੇ _ਸ਼ੂਮ _(ਕੰਜੂਸ) _ਸੁਣੇਗਾ, _(ਉਹ _ ਵੀਰ-ਰਸ 
ਦੇ ਸੰਚਾਰ _ਕਾਰਨ) _ਤਕੜਾ ਯੁੱਧ _ਕਰੇਗਾ; (ਜੋ) _ਯੋਗੀ _ਰਾਤ ਜਾਗ _ਕੇ ਇਸ ਦਾ ਜਾਪ 
ਕਰੇਗਾ, _(ਉਹ) _ਸ੍ਰੇਸ਼ਠ ਯੋਗ ਨੂੰ ਧਾਰਨ _ਕਰੇਗਾ _ਅਤੇ _ ਸਿੱਧੀ ਨੂੰ ਪ੍ਰਾਪਤ _ਕਰੇਗਾ।੨੬0। 


ਵਿਦਿਆ _ਲਈ _(ਜੋ) ਵਿਦਿਆਰਥੀ _ਇਸ _ ਨੂੰ _ਪੜ੍ਹੇਗਾ, _(ਉਹ) _ਸਾਰਿਆਂ _ਸ਼ਾਸਤ੍ਹਾਂ 


(ਹੇ ਦੇਵੀ ਮਾਤਾ!) ਜੋ ਜੋ ਸੰਤ ਨਿੱਤ ਉਠ ਕੇ ਤੇਰਾ ਧਿਆਨ ਧਰਨਗੇ, (ਉਹ) ਅੰਤ 
ਵਿਚ ਮੁਕਤੀ _ਰੂਪੀ ਫਲ _ ਪ੍ਰਾਪਤ _ ਕਰਨਗੇ _ ਅਤੇ _ ਭਗਵਾਨ ਨੂੰ ਪ੍ਰਾਪਤ _ਕਰ _ ਲੈਣਗੇ, 


੮ 


(ਅਰਥਾਤ ਭਗਵਾਨ ਨਾਲ ਅਭੇਦ ਹੋ ਜਾਣਗੇ)।੨੬੨। 


/ਏਲੇ ਨਾ ਲਾੰਝਤੁ-ਨਾਟਕਾ ਦੇ ਲੰਡ-ਚਾਨਤ੍ਹ _ਪ੫ੁਸੰਨ /ਵੋਚ _'ਓੰਡਾੀੰ _ਲਾਂਰਤੁ-ਸ਼ਤਤਾ-ਵਰਣਨ”. 
ਨਾਂ ਦੇ ਅੱਠਵਾਂ %ਧ%॥ਏ ਦੀ ਲਭ _ਆ੫ਤ0੮/ 


ਵਾਰ ਦੁਰਗਾ ਕੀ 


56 ੱਤਗੁਰ _ਪੁਸ਼7/ਏ/ 
ਨੰ _ ਭਗਉਤੀ ਲੀ ਨਹਏ/ 
%ਥਾ ਵਾਰ ਦੁਰਗਾ ਕੰ _/ਲੈਖਹਯਤੇ/ " 
ਪਾਤਸ਼ਾਹੀ 97? 
੫੬ =? 

ਪ੍ਰਥਮਿ ਭਗਉਤੀ _ਸਿਮਰਕੈ ਗੁਰੂ _ਨਾਨਕ ਲਈ _ਧਿਆਇ। 
ਅੰਗਦ ਗੁਰੂ `ਤੇ ਅਮਰਦਾਸ _ਰਾਮਦਾਸੈ ਹੋਈ _ਸਹਾਇ। 
ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। 
ਸੀ ਹਰਿ ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ। 
ਤੇਗ ਬਹਾਦੁਰ _ਸਿਮਰੀਐ ਘਰਿ ਨੌਨਿਧ ਆਵੈ ਧਾਇ। 
ਸਭ ਥਾਈ ਹੋਇ ਸਹਾਇ। ੧। 


ਖੰਡਾ _ਪ੍ਰਥਮਿ _ਮਨਾਇਕੈ? ਜਿਨ ਸਭ _ਸੈਸਾਰ ਉਪਾਇਆ। 
ਬੁਹਮਾ _ਬਿਸਨੁ _ਮਹੇਸ ਸਾਜਿ ਕੁਦਰਤਿ ਦਾ ਖੇਲੂ“ ਬਣਾਇਆ।“ 
ਸਿੰਧੁ ਪਰਬਤ ਮੇਦਨੀ ਬਿਨੁ _ਥੰਮਾ ਗਗਨ _ਰਹਾਇਆ। 
ਸਿਰਜੇ _ਦਾਨੋ ਦੇਵਤੇ ਤਿਨ ਅੰਦਰਿ _ਬਾਦੁ _ਰਚਾਇਆ। 
ਤੈ ਹੀ ਦੁਰਗਾ _ਸਾਜਿਕੈ ਦੈਤਾ ਦਾ ਨਾਸ ਕਰਾਇਆ। 
ਤੈਥੋ ਹੀ ਬਲੂ _ਰਾਮ ਲੈ ਨਾਲ ਬਾਣਾ ਰਾਵਣੂ” ਘਾਇਆ। 
ਤੈਥੋ 


ਸਾਧੂ _ਸਤਿਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ। 
ਨਚੀ _ਕਲਿ _ਸਰੋਸਰੀ ਕਲਿ ਨਾਰਦ ਡਉਰੂ _ਵਾਇਆ। 
ਅਭਿਮਾਨ ਉਤਾਰਨ ਦਿਉਤਿਆ ਮਹਿਖਾਸੁਰ ਸੁੰਭ ਉਪਾਇਆ। 
ਜੀਤ ਲਏ ਤਿਨਿ ਦੇਵਤੇ ਤਿਹੁ ਲੋਕੀ ਰਾਜੁ ਕਮਾਇਆ। 


ਵਾਰ ਦੁਰਗਾ ਕੀ 


56 ` ਗਤ੍ਰੁਰ _ਪੁਸ਼/ਇ 
ਨੀ _ਭਨਉਤੀ ਜੀ _ਸ਼ਹ/ਏ 
ਹਣ ਫਾਰ _ਏਰਗਾ ਕਲੀ _/ਲੈਥਦੇ ਹਾਂ 


ਪਾਤਸ਼ਾਹੀ _ 57 


ਸਿਮਰਦਾ ਹਾਂ ਕਿ ਮੇਰੇ) ਸਹਾਈ _ਹੋਣ। (ਗੁਰੂ) ਅਰਜਨ _ਦੇਵ, (ਗੁਰੂ) _ਹਰਿਗੋਬਿੰਦ ਅਤੇ 
(ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ _ਆਰਾਧਦਾ 
ਜਿਨ੍ਹਾਂ ਦੇ ਦਰਸ਼ਨ ਕਰਨ ਨਾਲ _ਸਾਰੇ ਦੁਖ ਦੂਰ ਹੋ ਜਾਂਦੇ ਹਨ। (ਗੁਰੂ) _ਤੇਗ ਬਹਾਦਰ 
ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) _ਭਜਦੀਆਂ _ਚਲੀਆਂ ਆਉਂਦੀਆਂ _ਹਨ। 
ਸਭ ਥਾਈਂ __ ਸਹਾਇਕ _ ਹੋਣ।੧। 

ਪਰਮ-ਸੌਤਾ ਨੇ _(ਸਭ _ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) 
ਸੰਸਾਰ _ਦੀ ਰਚਨਾ _ਕੀਤੀ। _ਬੂਹਮਾ, _ਵਿਸ਼ਣੂ _ਅਤੇ ਸ਼ਿਵ ਨੂੰ ਪੈਦਾ _ਕਰਕੇ _(ਫਿਰ) 
ਦੀ ਰਚ ਕੇ _ਬਣਾਈ। ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ 


ਗੋ" 
ਰਤ 
ਹੈ ਤੂ 3 


ਸਥਿਤ (ਕਰਨ _ਦੀ ਵਿਵਸਥਾ _ਕੀਤੀ)। (ਫਿਰ) ਦੈਂਤ ਅਤੇ ਦੇਵਤੇ 
ਅਤੇ ਉਨ੍ਹਾਂ ਅੰਦਰ _ਵੈਰ-ਵਿਵਾਦ ਪੈਂਦਾ _ਕੀਤਾ _। ਤੂੰ ਹੀ ਦੁਰਗਾ _ਦੀ _ਸਿਰਜਨਾ 
(ਉਸ ਤੋਂ) ਦੈੱਤਾਂ ਦਾ ਨਾਸ਼ ਕਰਵਾਇਆ। ਤੇਰੇ ਤੋ ਹੀ ਰਾਮ ਚੰਦਰ ਨੇ ਬਲ ਪ੍ਰਾਪਤ 
ਕੇ ਬਾਣਾਂ ਨਾਲ ਰਾਵਣ ਦਾ ਵੱਧ _ਕੀਤਾ। ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ 
ਵਾਲਾਂ ਤੋਂ _ਪਕੜ _ਕੇ _(ਅਰਥਾਂਤਰ _ਕੇਸੀ ਪਹਿਲਵਾਨ ਨੂੰ) _ਡਿਗਾਇਆ _ਸੀ। _ਵਡਿਆਂ 


%5 


ਭਵ] 3 
੪ 


%% ਹੂ 


ਰੂ 
ਕੰ 
: ਕੈ 
ਤਉ 
ਕਰ 
4 
ਹੂੰ 
ਕਰ 
੪ 


ਤੈ ਹ 


ਕਿਸੇ ਨੇ _ ਤੇਰਾ ਅੰਤ _ਪੁਾਂਪਤ ਨਹੀਂ _ਕੀਤਾ।੨। 

ਸਾਧੂ ਰੁਚੀਆਂ _ਵਾਲਾ _ਸਤਿਯੁਗ _ਬੀਤ _ਗਿਆ ਅਤੇ ਅੱਧੇ _ਸ਼ੀਲ _(ਉਤਮਤਾ) _ਵਾਲਾ 
ਤ੍ਰੇਤਾ-ਯੁਗ _ਆ _ਗਿਆ। (ਹਰ ਇਕ ਦੇ) ਸਿਰ ਉਤੇ _ਕਲਹ-ਕਲੇਸ਼ _ਸਵਾਰ _ਹੋ__ਗਿਆ 
ਅਤੇ _ਕਲ ਅਤੇ _ਨਾਰਦ _ਨੇ _ਡਉਰੂ _ਵਜਾ _ਦਿੱਤਾ। ਦੇਵਤਿਆਂ ਦਾ ਅਭਿਮਾਨ ਉਤਾਰਨ ਲਈ 
(ਪਰਮ-ਸੱਂਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈੱਤਾਂ) ਨੂੰ ਪੈਦਾ ਕਰ ਦਿੱਤਾ। (ਉਨ੍ਹਾਂ _ਨੇ) 


ਦੇਵਤਿਆਂ ਨੂੰ ਜਿਤ _ਲਿਆ _ਅਤੇ ਤਿੰਨਾਂ ਲੋਕਾਂ ਵਿਚ _ (ਆਪਣਾ) ਰਾਜ ਸਥਾਪਿਤ _ਕਰ 


ਦਿੱਤਾ। (ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ _ਸੂਰਵੀਰ ਅਖਵਾ _ਕੇ _ਸਿਰ _ਉਤੇ _ਛਤਰ 


੧੫੯ ਸੀ _ਦਸਮ-ਗੁੰਥ _ਸਾਹਿਬ 


ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤਰ ਫਿਰਾਇਆ। 

ਦਿਤਾ ਇੰਦੂ _ਨਿਕਾਲ ਕੇ ਤਿਨਿ ਗਿਰ ਕੈਲਾਸੁ ਤਕਾਇਆ। 

ਡਰ ਕੈ ਹਥੋਂ ਦਾਨਵੀ" ਦਿਲ ਅੰਦਰਿ ਤ੍ਰਾਸ ਵਧਾਇਆ। 

ਪਾਸ ਦੁਰਗਾ ਦੇ ਇੰਦੂ ਆਇਆ। _੩। 
ਇਕ” ਦਿਹਾੜੈ ਆਈ ਨ੍ਹਾਵਣ ਦੁਰਗ _ਸਾਹ। ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ। 
ਛੀਨਿ ਲਈ ਠਕੁਰਾਈ _ਸਾਤੇ _ਦਾਨਵੀ। ਲੋਕੀ _ਤਿਹੀ ਫਿਰਾਈ _ਦੋਹੀ ਆਪਣੀ। 
ਬੈਠੇ ਵਾਇ ਵਧਾਈ ਤੇ _ਅਮਰਾਵਤੀ। ਦਿਤੇ ਦੇਵ ਭਜਾਈ ਸਭਨਾ _ਰਾਕਸਾ। 
ਕਿਨੈ ਨ ਜਿਤਿਆ ਜਾਈ ਮਹਿਖੈ ਦੈਤ ਨੂੰ। ਤੇਰੀ ਸਾਮ ਤਕਾਈ ਦੇਵੀ ਦੁਰਗਸਾਹ। ੪। 


ਦੰਹਰਾ 
ਰਾਕਸ ਆਏ ਰੋਹਲੇ ਖੇਤਿ ਭਿੜਨ ਕੇ ਚਾਇ। 
ਲਸਕਨਿ _ਤੇਗਾ _ਬਰਛੀਆ ਸੂਰਜ ਨਦਰਿ ਨ ਪਾਇ। ੬। 


੫੬ =? 
ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ। 
ਰਾਕਸ ਆਏ ਰੋਹਲੇ _ਤਰਵਾਰੀ ਬਖਤਰ _ਸਜੇ। 
ਜੁਟੇ ਸਉਹੇ ਜੁਧ ਨੋ ਇਕ ਜਾਤਿ ਨ ਜਾਣਨਿ ਭਜੇ। 
ਖੇਤ ਅੰਦਰ ਜੋਧੇ ਗਜੇ। _੭। 


ਜੰਗ _ਮੁਸਾਫਾ ਬਬਜਿਆ _ਰਣਿ ਘੁਰੇ ਨਗਾਰੇ ਚਾਵਲੇ। 

ਝੂਲਨਿ ਨੇਜੇ _ਬੈਰਕਾ _ਨੀਸਾਣ _ਲਸਨਿ! ਲਸਾਵਲੇ। 

ਢੋਲ ਨਗਾਰੇ _ਪਉਣਦੇ ਊਘਨ ਜਾਣੁ _ਜਟਾਵਲੇ। 

“ਦੁਰਗਾ ਦਾਨੋ _ਰਣਿ ਡਹੇ ਖੇਤ ਵਜਨਿ ਨਾਦ _ਭੀਹਾਵਲੇ“। 

ਬੀਰ” ਪ੍ਰੋਤੇ ਬ੍ਰਛੀਏ ਜਣੂ _ਡਾਲ _ਚਮੁਟੇ ਆਵਲੇ। 

ਇਕ ਵਢੇ _ਤੇਗੀ ਤੜਫੀਅਨ ਮਦ ਪੀਤੇ _ਲੋਟਨਿ _ਬਾਵਲੇ।” 

ਇਕ "ਚੁਣਿ ਚੁਣਿ- ਝਾੜਹੁ _ਕਢੀਅਨ ਰੇਤ ਵਿਚੋ _ਸੋਇਨਾ ਡਾਵਲੇ। 

ਗਦਾ ਤ੍ਰਿਸੂਲਾ _ਬਰਛੀਆ ਤੀਰ _ਵਗਨਿ ਖਰੇ _ਉਤਾਵਲੇ। 

ਜਣੂ _ਡਸੇ ਭੁਯੰਗਮ _ਸਾਵਲੇ ਮਰਿ ਜਾਵਨਿ ਬੀਰ ਰੋਹਾਵਲੇ। ੮। 

੧. 'ਦਾਨਵਾਂ” ੨. “ਇਕਤ`” ੩. ਕੁਝ ਬੀੜਾਂ ਵਿਚ ਇਥੇ ਪਾਠ 'ਦੇਵੀ” ਦਿੱਤਾ ਹੈ ੪. 'ਝੁਲੇ` ੫. 'ਦੁਰਗਾ ਦਾਨੋ 
ਰਣਿ ਡਹੇ ਖੇਤ _ਵਜਨਿ ਨਾਦ _ਭੀਹਾਵਲੇ` ੬. ਕੁਝ ਬੀੜਾਂ ਵਿਚ ਇਸ ਤੋਂ ਪਹਿਲਾਂ ਇਕ” ਸ਼ਬਦ ਵਾਧੂ ਹੈ 
੭. ਇਹ ਤੁਕ ਕਈ ਬੀੜਾਂ ਵਿਚ ਨਹੀਂ ਲਿਖੀ ੮. 'ਚੁਣਿ` ੯. 'ਸੈਹਥੀਆਂ” 


ਵਾਰ ਦੁਰਗਾ _ਕੀ ੧੫੯ 


ਧਾਰਨ ਕਰ _ਲਿਆ। (ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ _ਦਿੱਤਾ। ਉਹ (ਆਪਣੀ 
ਸਹਾਇਤਾ ਲਈ) _ ਕੈਲਾਸ਼ _ਪਰਬਤ _ (ਸਥਿਤ _ ਦੇਵੀ ਦੁਰਗਾ) _ਵਲ _ ਵੇਖਣ _ਲਗਾ। _ਦੈੱਤਾ 
ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ _ਲਿਆ। 


(ਫਰਿਆਦ _ ਅਥਵਾ _ ਸਹਾਇਤਾ _ ਨਿਮਿਤ) ਇੰਦਰ ਦੁਰਗਾ _ਕੋਲ _ਆਇਆ।ਤ। 

ਇਕ _ ਦਿਨ _ (ਜਦੋਂ) ਦੁਰਗਾ _ਦੇਵੀ ਨਹਾਉਣ ਲਈ ਆਈ, _ (ਤਦੋਂ) ਇੰਦਰ _ ਨੇ 
ਆਪਣੇ _ਹਾਲ ਦੀ (ਦੁਖ ਭਰੀ) ਵਿਥਿਆ _ਸੁਣਾਈ। (ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ 
ਲਿਆ ਹੈ। (ਉਨ੍ਹਾਂ ਨੇ) ਤਿੰਨਾਂ ਲੋਕਾਂ _ਵਿਚ ਆਪਣੀ ਦੁਹਾਈ _ਫਿਰਾ ਦਿੱਤੀ ਹੈ। (ਉਹ) 
ਅਮਰਾਵਤੀ _(ਸੁਅਰਗਪੁਰੀ) _ਵਿਚ _ਬੈਠੇ (ਖੁਸ਼ੀ ਦੇ) ਵਾਜੇ ਵਜਾ _ਰਹੇ _ਹਨ। ਰਾਖਸ਼ਾਂ _ਨੇ 
ਸਾਰੇ ਦੇਵਤੇ _(ਅਮਰਾਪੁਰੀ ਤੋਂ) ਭਜਾ ਦਿੱਤੇ ਹਨ। (ਕਿਉਂਕਿ) ਕਿਸੇ __ਤੋਂ ਵੀ ਮਹਿਖਾਸੁਰ 
ਜਿਤਿਆ ਨਹੀਂ ਜਾ _ਸਕਿਆ। ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ 
ਆਇਆ _ ਹਾਂ।੪। 

ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ _ਪਈ। ਉਸ ਨੇ ਰਾਖਸ਼ਾਂ 
ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ ਅਤੇ __ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ 
ਨ ਕਰੋ। _ਦੁਰਗਾ _ਦੇਵੀ _ਰਾਖਸ਼ਾਂ ਨੂੰ ਮਾਰਨ _ਲਈ _ਕ੍ਰੋਧਵਾਨ ਹੋ _ਗਈ।੫। 


ਰਿ 


ਦੰਹਰਾ 

ਕਰੋਧਵਾਨ _ਰਾਖਸ਼ ਯੁੱਧ _ਕਰਨ _ਦੀ ਚਾਹ _ਨਾਲ _ਰਣ-ਭੂਮੀ ਵਿਚ ਆ ਗਏ। (ਉਨ੍ਹਾਂ 
ਦੀ ਫੌਜ ਦੀਆਂ) ਤਲਵਾਰਾਂ _ਅਤੇ _ਬਰਛੀਆਂ _(ਇਤਨੀਆਂ) _ਲਿਸ਼ਕ _ਰਹੀਆਂ _ਸਨ ਕਿ ਸੂਰਜ 
ਵੀ ਨਜ਼ਰ _ਨਹੀਂ _ਸੀ__ ਆਉਂਦਾ।੬। 
੫੬ =? 

ਦੋਹਾਂ (ਧਿਰਾਂ _ਦੀਆਂ _ਮੂਹਰਲੀਆਂ) ਕਤਾਰਾਂ _ਆਹਮਣੇ _ਸਾਹਮਣੇ _ਡੱਟ ਗਈਆਂ _ਅਤੇ 
ਢੋਲ, _ਸੰਖ _ਤੇ _ਨਗਾਰੇ _ਵਜਣ _ਲਗੇ। _ਰਾਖਸ਼ ਕ੍ਰੋਧ _ਨਾਲ ਭਰੇ ਹੋਏ ਅਤੇ _ਤਲਵਾਰਾਂ `ਤੇ 
ਕਵਚਾਂ __ਨਾਲ ਸਜੇ ਹੋਏ (ਯੁੱਧ-ਭੂਮੀ ਵਿਚ) ਆ ਗਏ। ਇਕੋ ਤਰ੍ਹਾਂ _('ਜਾਤਿ”) ਦੇ (ਸੂਰਮੇ) 
ਆਹਮੋ-ਸਾਹਮਣੇ ਯੁੱਧ _ਵਿਚ ਜੁਟੇ ਹੋਏ ਸਨ, _(ਜੋ) _ਭਜਣਾ ਨਹੀਂ _ਸਨ _ਜਾਣਦੇ। _ਮੈਦਾਨੇ- 
ਜੰਗ _ਵਿਚ _ ਯੋਧੇ ਗੱਜ _ਰਹੇ _ਸਨ।੭। 

ਯੁੱਧ _ਦਾ _ਘੰਟਾ (ਜੰਗ) _ਖੜਕਿਆ _ਅਤੇ _ਰਣ ਵਿਚ _ਚਾਉ ਨੂੰ ਵਧਾਉਣ ਵਾਲੇ 
ਨਿਤ -ਦੀਜਲਿ ਜਿਹ (ਦਿਲੀ ਨੀਲੀ ਰਿ ਜਹ :ਵੱਲ ਐਂ, -ਤਜੀਦ ਮਿ 


ਯੁੱਧ _ ਵਿਚ _ਜੁਣ ਗਏ ਸਨ ਅਤੇ ਰਣ-ਭੂਮੀ ਵਿਚ ਭਿਆਨਕ ੌਂਸੇ 


ਮਾਨੋ 

ਝਾੜੀਆਂ ਵਿਚੋਂ _ਚੁਣ-ਚੁਣ ਕੇ (ਇੰਜ) ਕਢਿਆ ਜਾ ਰਿਹਾ ਸੀ 

ਨਿਆਰੀਏ _ਸੋਨਾ _ਕਢਦੇ _ਹਨ। _ਗਦਾ, ਤਿ੍‌ਿਸ਼ੁਲ, ਤੀਰ, _ਬਰਛੀਆਂ _ਬਹੁਤ 
ਕਾਲੇ 


੨੩"? 


ਨਾਗ _ਡੰਗਦੇ ਹੋਣ, (ਜਿੰਨ੍ਹਾਂ ਦੇ _ਲਗਣ ਨਾਲ) 


੧੬0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਵੇਖਣ ਚੈਡਿ ਪ੍ਰਚੰਡ ਨੋ ਰਣਿ ਘੁਰੇ ਨਗਾਰੇ। ਧਾਏ ਰਾਕਸ ਰੋਹਲੇ ਚਉਗਿਰਦੇ ਭਾਰੇ। 
ਮਿ 

ਦਿਲ ਵਿਚ ਰੋਹ ਬਢਾਇ ਕੈ ਮਾਰੁ ਮਾਰੁ ਪੁਕਾਰੇ। ਮਾਰੇ ਚੈਡਿ ਪੁਚੰਡ ਨੈ ਬੀਰ ਖੇਤਿ ਉਤਾਰੇ। 
ਮਾਰੇ ਜਾਪਨਿ _ਬਿਜੁਲੀ ਸਿਰ ਭਾਰਿ ਮੁਨਾਰੇ। ੯। 


ਦਲਾ _ਮੁਕਾਬਲਾ। ਦੇਵੀ ਦਸਤਿ ਨਚਾਈ _ਸੀਹਣਿ ਸਾਰ ਦੀ। 


ਆਈ ਕਹੀ _ਸੁਣਾਇਕੈ। ਚੋਟੀ ਜਾਣੁ _ਦਿਖਾਈ ਤਾਰੇ _ਧੂਮਕੇਤਿ। _੧0। 


ਚੋਟਾ ਪਵਨਿ _ਨਗਾਰੇਦ _ਅਣੀਆ _ਜੁਟੀਆ। _ਧੂਹਿ ਲਈਆ _ਤਰਵਾਰੀ ਦੇਵਾ _ਦਾਨਵਾ। 
ਵਾਹਨਿ ਵਾਰੋ ਵਾਰੀ _ਸੂਰੇ ਸੰਘਰੇ। _ਵਗੈ ਰਤੁ _ਝੁਲਾਰੀ ਜਿਉ ਗੇਰੂ ਬਾਬੁਤ੍ਰਾ। 
ਵੇਖਨਿ _ਬੈਠਿ ਅਟਾਰੀ ਨਾਰੀ _ਰਾਕਸਾ। _ਪਾਈ ਧੂਮ _ਸਵਾਰੀ ਦੁਰਗਾ _ਦਾਨਵੀ। _੧੧। 


ਲਖ _ਨਗਾਰੇ _ਵਜਨਿ ਆਮ੍ਰੋ ਸਾਹਮਣੇ। _ਰਾਕਸ _ਰਣਹੁੰ ਨ _ਭਜਨਿ ਰੋਹੇ ਰੋਹਲੇ। 
ਸੀਹਾ ਵਾਗੂੰ _ਗਜਣ ਸਭੇ ਸੂਰਮੇ। _ਤਣਿ _ਤਣਿ _ਕੈਬਰ _ਛਡਨਿ ਦੁਰਗਾ ਸਾਸ੍ਹਣੇ। ੧੨। 


ਘੁਰੇ ਨਗਾਰੇ ਡੋਹਰੇ ਰਣਿ _ਸੰਗਲੀਆਲੇ। _ਧੂੜਿ _ਲਪੇਟੇ ਧੂਹਰੇ ਸਰਦਾਰ _ਜਟਾਲੇ। 
ਉ`ਖਲੀਆ ਨਾਸਾ ਜਿਨਾ ਮੂੰਹਿ ਜਾਪਨ ਆਲੋੇ। ਧਾਏ ਦੇਵੀ ਸਾਮ੍ਹਣੇ ਬੀਰ” ਮੁਛਲੀਆਲੋ। 
ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ। ਗਜੇ ਦੁਰਗਾ ਘੇਰਿ ਕੈ ਜਣੂ ਘਣੀਅਰੁ ਕਾਲੇ। _੧੩। 


ਚੋਟ ਪਈ _ਖਰਚਾਮੀ ਦਲਾ ਮੁਕਾਬਲਾ। _ਘੇਰਿ ਲਈ _ਵਰਿਆਮੀ ਦੁਰਗਾ ਆਇ ਕੈ। 
ਰਾਖਸ _ਬਡੈ _ਅਲਾਮੀ ਭਜ ਨ ਜਾਣਦੇ। ਅੰਤਿ ਹੋਏ ਸੁਰਗਾਮੀ ਮਾਰੇ _ਦੇਵਤਾਂ“। ੧੪। 


ਅਗਣਤ ਘੁਰੇ ਨਗਾਰੇ ਦਲਾਂ ਭਿੜੌਦਿਆ। ਪਾਏ ਮਹਖਲ ਭਾਰੇ ਦੇਵਾ ਦਾਨਵਾ। 
ਵਾਹਨਿ ਫਟ ਕਰਾਰੇ _ਰਾਕਸ ਰੋਹਲੇ। _ਜਾਪਨਿ _ਤੇਗੀ ਆਰੇ _ਮਿਆਨੋ ਧੂਹੀਆ। 


ਨੂੰ ਘੋਰ _ਲਿਆ। _(ਰਾਖਸ਼) ਹੱਥਾਂ 
ਹੋ ਕੇ ਲੜ ਰਹੇ ਸਨ। (ਉਹ) ਜੁਝਾਰੂ ਯੋਧੇ 
ਂ ਵਿਚ (ਅਥਵਾ ਦਲ ਵਿਚ) ਕ੍ਰੋਧ ਵਧਾ ਕੇ ਮਾਰੋ- 
ਮਾਰੋ _ਪੁਕਾਰਦੇ ਸਨ। ਪ੍ਰਚੰਡ ਚੰਡੀ ਨੇ _(ਰਾਖਸ਼) ਸੂਰਮਿਆਂ ਨੂੰ ਮਾਰ ਕੇ _ਸਥਰ _ਲਾਹ ਦਿੱਤੇ 


ਸਨ, ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ __ ਸਿਰ _ਭਾਰ _(ਡਿਗੇ ਪਏ) _ਹੋਣ।੯। 
ਧੌਂਸੇ ਉਤੇ ਸਟ ਵਜਦੇ ਸਾਰ ਫ਼ੌਜਾਂ ਦਾ ਮੁਕਾਬਲਾ ਸ਼ੁਰੂ _ਹੋ__ਗਿਆ। _(ਉਸ ਵੇਲੇ) 

ਦੇਵੀ ਨੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨੂੰ ਨਚਾਇਆ ਅਤੇ ਆਕੀ ਹੋਏ ('ਮਲੰਦੇ”) 

ਮਹਿਖਾਸੁਰ ਦੇ ਪੇਟ ਦਿੱਤੀ (ਜੋ) ਗੁਰਦੇ, _ਆਂਦਰਾਂ _ਅਤੇ _ਪਸਲੀਆਂ _('ਰੁਕੜੇ”) 


(ਉਹੀ) _ਸੁਣਾ ਕੇ _ਕਹਿੰਦਾ ਹਾਂ, ਮਾਨੋ _ਬੋਦੀ _ਵਾਲੇ (ਧੂਮ 
ਕੇਤੂ) _ਤਾਰੇ _ਨੇ ਚੋਟੀ _ਵਿਖਾਈ _ਹੋਵੇ।੧0। 

ਨਗਾਰੇ _ਉਤੇ _ ਸੱਟਾਂ _ਵਜਦਿਆਂ _ਹੀ _ ਸੈਨਿਕ ਕਤਾਰਾਂ _(ਅਣੀਆਂ”) ਆਪਸ _ਵਿਚ 
ਉਲਝ _ਗਈਆਂ। _ਦੇਵਤਿਆਂ _ਅਤੇ ਦੈਂਤਾਂ ਨੇ ਤਲਵਾਰਾਂ _ਖਿਚ _ਲਈਆਂ _ਸਨ ਅਤੇ _(ਉਨ੍ਹਾਂ 
ਨੂੰ) ਯੁੱਧ-ਭੂਮੀ _ਵਿਚ _ਸੂਰਵੀਰ _ਵਾਰੋ ਵਾਰੀ _ਚਲਾਉਂਦੇ _ਸਨ। _ਲਹੂ _ਦੇ _ਪਰਨਾਲੇ _(ਇੰਜ) 
ਵਗਦੇ _ਸਨ ਜਿਵੇਂ`_ਗੇਰੂ ਰੰਗਾ ਪਾਣੀ _ਡਿਗਦਾ _ਹੈ _(ਬਆਬ-ਉਤਰਾ)। __ ਰਾਖਸ਼ਾਂ ਦੀਆਂ 
ਇਸਤਰੀਆਂ _ਅਟਾਰੀਆਂ _ਵਿਚ _ਬੈਠ _ਕੇ (ਯੁੱਧ _ਦਾ _ਰੰਗ-ਢੰਗ) _ਦੇਖ ਰਹੀਆਂ _ਸਨ। _ਦੁਰਗਾ 
ਅਤੇ ਦੈਂਤਾਂ ਦੀਆਂ ਸਵਾਰੀਆਂ ਨੇ _ਵੀ ਧੁੰਮ _ਮਚਾਈ _ਹੋਈ _ਸੀ।੧੧। 

(ਯੁੱਧ-ਭੂਮੀ ਵਿਚ) _ਲਖਾਂ_ਧੌੱਸੇ ਆਹਮੋ _ਸਾਹਮਣੇ ਵਜਦੇ _ਸਨ। ਕ੍ਰੋਧ ਨਾਲ ਭਰੇ ਹੋਏ 
ਗੁਸੈਲ _ਰਾਖਸ਼ _ਰਣ-ਭੂਮੀ ਵਿਚੋਂ _ਭਜਦੇ ਨਹੀਂ __ਸਨ। _ਸਾਰੇ ਸੂਰਮੇ ਸ਼ੇਰਾਂ ਵਾਂਗ _ਗਜ _ਰਹੇ 
ਸਨ ਅਤੇ ਦੁਰਗਾ _ਉਤੇ _(ਪੂਰੀ ਤਰ੍ਹਾਂ) _ਤਣ-ਤਣ ਕੇ _ਤੀਰ _ਛਡ ਰਹੇ _ਸਨ।੧੨। 

ਸੰਗਲਾਂ _ਨਾਲ _ ਬੰਨ੍ਹੇ ਦੋਹਰੇ _ਧੌੱਸੇ _ਯੁੱਧ-ਭੂਮੀ _ਵਿਚ _ਵਜ ਰਹੇ _ਸਨ। _ ਜਟਾ-ਧਾਰੀ 
(ਰਾਖਸ਼) ਸੈਨਾ ਨਾਇਕ ਧੂੜ _ਨਾਲ _ਧੂਸਰਿਤ ਹੋਏ ਪਏ ਸਨ, ਜਿਨ੍ਹਾਂ ਦੀਆਂ ਨਾਸਾਂ _ਉਖਲੀਆਂ 
ਅਤੇ ਮੂੰਹ ਆਲੇ ਜਾਪਦੇ _ਸਨ। _(ਉਹ) ਮੁਛੈਲ ਸੂਰਵੀਰ ਦੇਵੀ ਦੇ ਸਾਹਮਣੇ ਭਜ _ਕੇ ਆਏ 
ਸਨ। (ਉਨ੍ਹਾਂ ਨਾਲ) ਇੰਦਰ _(ਸੁਰਪਤਿ) ਵਰਗੇ _ਲੜ ਹਟੇ ਸਨ, _ਪਰ _(ਉਹ) ਵੀਰ (ਯੁੱਧ 
ਭੂਮੀ _ਵਿਚੋਂ_ਕਿਸੇ ਤੋਂ) ਹਟਾਇਆਂ ਹਟਦੇ ਨਹੀਂ _ਹਨ। _(ਉਹ) ਦੁਰਗਾ ਨੂੰ ਘੇਰ ਕੇ _(ਇੰਜ) 
ਗੱਜ _ਰਹੇ _ਹਨ _ ਮਾਨੋ ਕਾਲੇ _ਬਦਲ _ (ਗਰਜ ਰਹੇ) _ ਹੋਣ।੧੩। 

ਖੋਤੇ ਦੇ ਚੰਮ ਨਾਲ ਮੜ੍ਹੇ ਹੋਏ _ਧੌਂਸੇ _ਉਤੇ ਚੋਟ ਪਈ _(ਅਰਥਾਂਤਰ-ਚੰਮ ਦੇ ਬਣੇ 
ਹੋਏ ਡੰਡੇ ਨਾਲ ਧੌਂਸੇ ਉਤੇ ਸਟ ਪਈ) ਤਾਂ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ __ਗਿਆ। _ਸੂਰਵੀਰਾਂ 
ਨੇ ਆ ਕੇ ਦੁਰਗਾ ਨੂੰ ਘੇਰ ਲਿਆ। ਰਾਖਸ਼ ਬਹੁਤ _ਬਲਸ਼ਾਲੀ ਸਨ (ਜੋ ਯੁੱਧ ਵਿਚੋਂ) ਭਜਣਾ 
ਜਾਣਦੇ _ਹੀ ਨਹੀਂ _ਸਨ। _ਦੇਵੀ ਦੇ ਮਾਰੇ _ਹੋਏ _ਰਾਖਸ਼ _ਅੰਤ _ਵਿਚ _ਸੁਅਰਗ ਨੂੰ ਚਲੇ 
ਗਏ।੧੪। 

ਸੈਨਿਕ ਦਲਾਂ _ਦੇ _ਲੜਦਿਆਂ ਹੀ ਅਣਗਿਣਤ _ਨਗਾਰੇ _ਗੂੰਜਣ ਲਗ _ ਗਏ। 
ਦੇਵਤਿਆਂ ਅਤੇ ਦੈਂਤਾਂ ਨੇ _ਝੋਟਿਆਂ (ਵਾਂਗ) _ਭਾਰੀ _ਊਧਮ ਮਚਾਇਆ _ਹੋਇਆ _ਸੀ। ਗੁੱਸੇ 
ਨਾਲ ਭਰੇ ਹੋਏ _ਰਾਖਸ਼ ਕਰਾਰੇ __ਫੌਟ ਲਗਾ ਰਹੇ _ਹਨ। (ਉਨ੍ਹਾਂ ਦੁਆਰਾ) _ਮਿਆਨਾਂ ਵਿਚੋਂ 
ਕੌਂਢੀਆਂ ਹੋਈਆਂ ਤਲਵਾਰਾਂ _ਆਰੇ ਪ੍ਰਤੀਤ _ਹੋ__ਰਹੀਆਂ _ਸਨ। _ਯੁੱਧ-ਭੂਮੀ _ਵਿਚ _(ਡਿਗੇ _ਹੋਏ 


ਮਾਰ 
ਨੂੰ ਖਾਂਦੀ (ਚੀਰਦੀ) ਹੋਈ (ਦੂਜੇ ਪਾਸੇ ਨਿਕਲ _ਗਈ)। (ਉਸ ਨੂੰ ਵੇਖ ਕੇ) ਜਿਹੋ ਜਿਹੀ 
ਗ ਦਿਲ ਫੁਰੀ 


੧੬੧ 


ਸੀ _ਦਸਮ-ਗ੍ਰੰਥ _ਸਾਹਿਬ 


ਜੋਧੇ ਵਡੇ ਮੁਨਾਰੇ ਜਾਪਨ ਖੇਤ _ਵਿਚ। _ਦੇਵੀ ਆਪ ਸਵਾਰੇ ਪਬਾਂ _ਜਵੇਹਣੇ। 
ਕਦੇ ਨ ਆਖਨਿ ਹਾਰੇ _ਧਾਵਨਿ ਸਾਸ੍ਹਣੇ। ਦੁਰਗਾ ਸਭੇ _ਸੰਘਾਰੇ ਰਾਖਸ ਖੜਗ _ਲੈ। _੧੫। 


ਜੋਧੇ ਮਾਰੂ _ਵਜਿਆ। _ਬਦਲ ਜਿਉਂ ਮਹਿਖਾਸੁਰ ਰਣ ਵਿਚ _ਗਜਿਆ। 
ਜੋਧਾ 


ਮੈਥੋ ਭਜਿਆ। ਕਉਣ ਵਿਚਾਰੀ _ਦਰਗਾ ਜਿਨਿ ਰਣ _ਸਜਿਆ। ੧੬। 


ਵਜੇ ਢੋਲ ਨਗਾਰੇ _ਦਲਾ _ਮੁਕਾਬਲਾ। _ਤੀਰ ਫਿਰੈ ਰੈਬਾਰੇ ਆਮ੍ਹੇ ਸਾਮ੍ਹਣੇ। 
ਅਗਣਤ ਬੀਰ _ਸੰਘਾਰੇ ਲਗਦੀ _ਕੈਬਰੀ। __ ਡਿਗੇ ਜਾਣ ਮੁਨਾਰੇ ਮਾਰੈ ਬਿਜੁ ਦੈ। 
ਖੁਲ੍ਹੀ ਵਾਲੀ ਦੈਤ ਅਹਾੜੇ ਸਭੇ ਸੂਰਮੇ। ਸੁਤੇ ਜਾਣੂ _ਜਟਾਰੇ _ਭੰਗਾ ਖਾਇ ਕੈ। ੧੭। 


ਦੁਹਾ ਕੰਧਾਰਾ ਮੁੰਹ” ਜੁੜੇ ਨਾਲ” ਧਉਸਾ₹ ਭਾਰੀ। 
ਕੜਕਿ ਉਠਿਆ ਫਉਜ ਤੇ ਵਡਾ” ਹੰਕਾਰੀ। 

“ਲੈ ਕੈ ਚਲਿਆ“ ਸੂਰਮੇ ਨਾਲਿ ਵਡੇ _ਹਜਾਰੀ। 

ਮਿਆਨੋ£ ਖੰਡਾ _ਧੂਹਿਆ ਮਹਿਖਾਸੁਰ _ਭਾਰੀ। 

ਉਮਲ _ਲਥੇ ਸੂਰਮੇ ਮਾਰ ਮਚੀ _ਕਰਾਰੀ। 

ਚਲੇ _ਜਾਪਨਿ ਰਤ ਦੇ ਸਲਲੇ ਜਟਧਾਰੀ। _੧੮। 


ਸਟ ਪਈ _ਜਮਧਾਣੀ _ਦਲਾ ਮੁਕਾਬਲਾ। 
ਧੂਹਿ ਲਈ _ਕਿਰਪਾਣੀ ਦੁਰਗਾ ਮਿਆਨ ਤੇ। 
ਚੰਡੀ _ਰਾਕਸ ਖਾਣੀ ਵਾਹੀ ਦੈਤ ਨੂੰ?। 
ਕੋਪਰ _ਚੂਰਿ _ਚਵਾਣੀ ਲਥੀ _ਕਰਗ ਲੈ। 
ਪਾਖਰ _ਤੁਰਾ _ਪਲਾਣੀ ਰੜਕੀ ਧਰਤਿ ਜਾਇ। 
ਲੈਦੀ ਅਘਾ ਸਿਧਾਣੀ ਸਿੰਗਾ ਧਉਲ _ਦਿਆ। 
ਕੂਰਮ ਸਿਰ _ਲਹਲਾਣੀ _ਦੁਸਮਨ ਮਾਰ ਕੈ। 
ਵਢੇ _ਗੰਨ _ਤਿਖਾਣੀ ਮੂਏ ਖੇਤ _ਵਿਚ। 

ਰਣ ਵਿਚ ਘਤੀ ਘਾਣੀ ਲੋਹੂ _ਮਿਝ ਦੀ। 
ਚਾਰੇ ਜੁਗ _ਕਹਾਣੀ ਚਲਗਿ ਤੇਗ _ਦੀ। 
ਵਿਧਣ” ਖੇਤਿ ਵਿਹਾਣੀ ਮਹਿਖੇ ਦੈਤ ਨੂੰ।੧੯। 


ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ।੯ 
ਚਉਦਹ ਲੋਕਾਂ ਰਾਣੀ ਸਿੰਘ ਨਚਾਇਆ। 


. ਸੂਲ” ੩. 'ਧਗ” ੪. “ਵਡਹ” ੫. “ਚਲਿਆ ਲੈ ਕੇ? ੬. 'ਮਿਆਨਹੂੰ` ੭.'ਨੋ” ੮. ਬਿਧਣ ੯. ਇਹ 


ਵਾਰ ਦੁਰਗਾ _ਕੀ ੧੬੧ 


ਸੂਰਵੀਰ) _ਵਡਿਆਂ _ਮੁਨਾਰਿਆਂ _ਵਰਗੇ _(ਡਿਗੇ _ਹੋਏ) _ਲਗਦੇ _ਸਨ। _ਪਰਬਤਾਂ _ਵਰਗੇ _(ਦੈੱਤਾਂ 
ਨੂੰ) ਦੇਵੀ ਨੇ ਆਪ ਮਾਰਿਆ ਸੀ (ਜੋ)) ਕਦੇ ਵੀ ਮੂੰਹ ਵਿਚੋਂ “ਹਾਰ ਗਏ” ਨਹੀਂ ਕਹਿੰਦੇ 
ਸਨ (ਅਤੇ ਦੇਵੀ ਦੇ) ਸਾਹਮਣੇ (ਸਦਾ) _ਡਟਦੇ _ਸਨ। _ਦੁਰਗਾ _ਨੇ ਸਾਰਿਆਂ ਰਾਖਸ਼ਾਂ ਨੂੰ 
ਖੜਗ ਲੈ _ਕੇ _ ਮਾਰ _ਦਿੱਤਾ।੧੫। 

ਜੰਗੀ ਨਗਾਰੇ (ਮਾਰੂ) ਦੇ ਵਜਣ ਕਰ ਕੇ ਚਾਉ ਨਾਲ ਭਰੇ ਯੋਧੇ _(ਯੁੱਧ-ਭੂਮੀ ਵਿਚ) 
ਨਿਤਰ _ਆਏ। _ਬਦਲ _ਵਾਂਗ ਮਹਿਖਾਸੁਰ ਰਣ ਵਿਚ _ਗਜਿਆ (ਅਤੇ _ਬੜਕ _ ਮਾਰਨ _ਲਗਾ 
ਕਿ) ਇੰਦਰ _ਵਰਗਾ _ਯੋਧਾ _ ਮੇਰੇ _ਕੋਲੋਂ _ਭਜ ਗਿਆ ਹੈ। (ਫਿਰ) ਵਿਚਾਰੀ ਦੁਰਗਾ _ਕੌਣ 
ਹੈ? ਜਿਸ ਨੇ (ਮੇਰੇ ਨਾਲ) ਯੁੱਧ _ਕਰਨ _(ਦੀ ਹਿੰਮਤ ਕੀਤੀ _ਹੈ)।੧੬। 

ਢੋਲ _ਅਤੇ _ਨਗਾਰੇ _ਵਜੇ _ਅਤੇ _ਦਲਾਂ _ਦਾ _ਮੁਕਾਬਲਾ ਸ਼ੁਰੂ _ਹੋ__ਗਿਆ। _ਆਹਮੋ 
ਸਾਹਮਣੇ ਹੋਕੇ _ਤੀਰ ਅਗਵਾਈ _('ਰੈਬਾਰੇ`) _ਕਰ ਰਹੇ _ਸਨ। _ਤੀਰਾਂ _ਦੇ ਲਗਣ _ ਨਾਲ 
ਅਣਗਿਣਤ _ਵੀਰ ਮਾਰੇ _ਗਏ _ਸਨ। (ਇੰਜ _ਪੁਤੀਤ ਹੁੰਦਾ ਹੈ) ਮਾਨੋ ਬਿਜਲੀ ਦੇ ਮਾਰੇ 


ਹੋਏ ਮੁਨਾਰੇ _ਡਿਗੇ ਪਏ __ ਹੋਣ। ਸਾਰੇ ਦੈਂਤ ਸੂਰਮੇ ਖੁਲ੍ਹੇ ਹੋਏ ਵਾਲਾਂ _ਨਾਲ _ਹਾ-ਹਾ-ਕਾਰ 
ਮਚਾ _ਰਹੇ ਸਨ, (ਇੰਜ ਪੁਤੀਤ ਹੁੰਦਾ ਹੈ) ਮਾਨੋ _ਜਟਾਵਾਂ ਵਾਲੇ _ਸਾਧ _ਭੰਗਾਂ ਖਾ ਕੇ ਸੁਤੇ 
ਪਏ _ਹੋਣ।੧੭। 


ਭਾਰੀ _ਧੌਂਸਿਆ (ਦੇ _ਵਜਦਿਆਂ ਹੀ) ਦੋਹਾਂ ਪਾਸਿਆਂ ਦੀਆਂ _ਕਤਾਰਾਂ ਆਹਮੋ 
ਸਾਹਮਣੇ _ਡਟ _ਗਈਆਂ। ਫ਼ੌਜ ਵਿਚੋਂ ਵੱਡਾ _ਹੰਕਾਰੀ _(ਸੂਰਮਾ ਮਹਿਖਾਸੁਰ) _ਕੜਕ _ਉਠਿਆ 
ਅਤੇ (ਆਪਣੇ) ਨਾਲ ਹਜ਼ਾਰਾਂ ਵਡੇ _ਵਡੇ ਸੂਰਮੇ ਲੈ ਕੇ ਚਲ ਪਿਆ (ਹਜ਼ਾਰੀ ਦਾ ਅਰਥ 
ਹਜ਼ਾਰ-ਹਜ਼ਾਰ _ ਸੈਨਿਕਾਂ _ਉਤੇ _ ਕਮਾਨ _ ਕਰਨ _ ਵਾਲੇ _ਸੈਨਾ-ਨਾਇਕ _ਵੀ ਹੋ ਸਕਦਾ ਹੈ)। 
ਮਹਿਖਾਸੁਰ __ ਨੇ ਮਿਆਨ _ਵਿਚੋਂ ਭਾਰੀ ਖੰਡਾ _ਖਿਚ _ਲਿਆ। _(ਯੁੱਧ-ਭੂਮੀ _ਵਿਚ) _ਉਤਸਾਹ 
ਨਾਲ ਭਰੇ ਹੋਏ ਸੂਰਮੇ _ਉਤਰ ਆਏ ਅਤੇ ਤਕੜੀ _ਮਾਰ-ਕਾਟ ਸ਼ੁਰੂ ਹੋ _ਗਈ। _(ਉਨ੍ਹਾਂ _ਦੇ 
ਸਿਰਾਂ ਵਿਚੋਂ ਇਉਂ) ਲਹੂ _ਵਗ ਰਿਹਾ _ਸੀ (ਜਿਉਂ) ਸ਼ਿਵ ਦੀਆਂ _ਜਟਾਵਾਂ ਵਿਚੋਂ (ਗੰਗਾ 
ਦੇ) ਜਲ _ ਦੀਆਂ _ ਧਾਰਾਂ _ ਵਗ ਰਹੀਆਂ _ ਹੋਣ।੧੮। 

ਦੋਹਰੇ _ਨਗਾਰੇ _(ਜਮਧਾਣੀ) _ਉਤੇ _ਸੌਟ _ਵਜੀ ਅਤੇ _ਦਲਾਂ _ਵਿਚ ਮੁਕਾਬਲਾ ਸ਼ੁਰੂ 
ਹੋ _ਗਿਆ। ਦੇਵੀ ਦੁਰਗਾ ਨੇ ਮਿਆਨ ਤੋਂ ਕ੍ਰਿਪਾਨ ਧੂਹ ਲਈ। ਚੰਡੀ ਨੇ ਰਾਖਸ਼ਾਂ ਦਾ ਨਾਸ਼ 
ਕਰਨ _ਵਾਲੀ (ਤਲਵਾਰ) _ਦੈਂਤ _ਉਤੇ _ਚਲਾਈ। _ (ਉਹ _ ਤਲਵਾਰ _ਦੈੱਤ ਦੀ) ਖੋਪਰੀ ਅਤੇ 
ਮੂੰਹ ਨੂੰ ਚੂਰ-ਚੂਰ ਕਰਦੀ ਪਿੰਜਰ ('ਕਰਗ”) ਤਕ _ਧਸ _ਗਈ। (ਫਿਰ) (ਘੋੜੇ ਉਪਰ ਪਾਈ 
ਹੋਈ ਲੋਹੇ ਦੀ) ਝੁਲ ਅਤੇ ਕਾਠੀ (ਨੂੰ _ਚੀਰਦੀ ਹੋਈ) _ਧਰਤੀ ਉਤੇ _ਜਾ _ਵਜੀ। _(ਉਥੋਂ) 
ਲਹਿੰਦੀ ਹੋਈ (ਧਰਤੀ ਨੂੰ ਚੁਕੀ ਖੜੇ) _ਬਲਦ ਦੇ _ਸਿੰਗਾਂ ਤਕ _ਜਾ _ਪਹੁੰਚੀ। (ਇਸ ਤਰ੍ਹਾਂ) 
ਦੁਸ਼ਮਨ ਨੂੰ _ਮਾਰ ਕੇ _ਕਫ਼ੂਏ ਦੇ ਸਿਰ ਵਿਚ _ਚਮਕੀ। (ਦੈਂਤ ਇਸ ਤਰ੍ਹਾਂ) ਯੁੱਧ-ਭੂਮੀ ਵਿਚ 
ਸਨ (ਜਿਵੇਂ) _ਤਿਖਾਣ ਨੇ (ਲਕੜੀ ਦੇ) ਮੋਛੇ ਵੱਢ ਦੇ _(ਸੁਟੇ ਹਨ)। _ਰਣ-ਭੂਮੀ 
ਅਤੇ _ਮਿਝ _ਦੀ _ਘਾਣੀ ਬਣੀ _ਪਈ _ਸੀ। (ਦੇਵੀ ਦੀ) ਤਲਵਾਰ _ਦੀ ਕਹਾਣੀ 
ਚੌਂਹਾਂ ਯੁਗਾਂ _ਤਕ _ਚਲੇਗੀ। _ਮਹਿਖਾਸੁਰ _ਨੂੰ _ਯੁੱਧ-ਭੂਮੀ _ਵਿਚ _ਦੁਖਦਾਇਕ _ਸਮਾਂ _(ਬਿੱਧਣ) 
ਕਟਣਾ _ਪਿਆ।੧੯। 

ਇਸ ਤਰ੍ਹਾਂ ਮਹਿਖਾਸੁਰ ਦੈੱਤ ਨੂੰ ਮਾਰ _ਕੇ _ਦੁਰਗਾ ਆ _ਗਈ। ਚੌਦਾਂ ਲੋਕਾਂ ਦੀ 
ਰਾਣੀ (ਦੇਵੀ ਨੇ ਪ੍ਰਸੰਨ ਹੋਕੇ ਆਪਣੇ ਵਾਹਨ) ਸ਼ੇਰ ਨੂੰ _ਨਚਾਇਆ। _ਦੇਵੀ ਦੁਰਗਾ ਨੇ 


੧੬੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਮਾਰੇ ਵੀਰ _ਜਟਾਣੀ ਦਲ ਵਿਚਿ _ਅਗਲੇ। 
"ਮੰਗਣ ਨਾਹੀ ਪਾਣੀ _ਦਲੀ ਹੰਕਾਰਿ ਕੈ _।” 
“ਜਣੂ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ।” 
ਰਤੁ ਦੇ _ਹੜ੍ਹਵਾਣੀ ਚਲੇ ਬੀਰ _ਖੋਤ।₹ 

ਪੀਤਾ ਫੁਲ _ਅਯਾਣੀ ਘੂਮਣਿ ਸੂਰਮੇ।੨0। 


ਹੋਈ ਲੋਪ ਭਵਾਨੀ ਦੇਵਾ ਨੂੰ ਰਾਜੁ ਦੇ। ਈਸਰ ਦੀ _ਬਰਦਾਨੀ ਹੋਈ ਜਿਤੁ _ਦਿਨ। 
“ਸੁੰਭ _ਨਿਸੁੰਭ _ਗੁਮਾਨੀ ਜਨਮੇ ਸੂਰਮੇ“। ਇੰਦੂ _ਦੀ ਰਾਜਧਾਨੀ _ਤਕੀ _ਜਿਤਣੀ। _੨੧। 


ਇੰਦੂ ਪੁਰੀ ਤੇ _ਧਾਵਣਾ ਵਡ ਜੋਧੀ ਮਤਾ ਪਕਾਇਆ। 
ਸੰਜ _ਪਟੇਲਾ _ਪਾਖਰਾ ਭੇੜ ਸੰਦਾ ਸਾਜੁ ਬਣਾਇਆ। 
ਜੁੰਮੇ ਕਟਕ _ਅਛ਼ੂਹਣੀ ਅਸਮਾਨ _ਗਰਦੈ ਛਾਇਆ। 
ਰੋਹਿ ਸੁੰਭ _ਨਿਸੁੰਭ ਸਿਧਾਇਆ। _੨੨। 


ਸੁੰਭ _ਨਿਸੁੰਭ ਅਲਾਇਆ ਵਡ _ਜੋਧੀ ਸੰਘਰ _ਵਾਏ। 
ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ। 
ਘੁਰੇ _ਦਮਾਮੇ ਦੋਹਰੇ ਜਮ _ਬਾਹਣ ਜਿਉ ਅਰੜਾਏ। 
ਦੇਉ ਦਾਨੋ ਲੁਝਣ ਆਏ। ੨੩। 


ਦਾਨੋ ਦੇਉ ਅਨਾਗੀ ਸੰਘਰੁ _ਰਚਿਆ। ਫੁਲ ਖਿੜੇ _ਜਣੂ _ਬਾਗੀ _ਬਾਣੈ ਜੋਧਿਆ। 
ਭੂਤਾ `ਇਲਾ _ਕਾਗੀ ਗੋਸਤ _ਭਖਿਆ। ਹੁਮੜ _ਧੁਮੜ ਜਾਗੀ _ਘਤੀ _ਸੂਰਿਆ। ੨੪। 


ਸਟ ਪਈ ਨਗਾਰੇ _ਦਲਾ _ਮੁਕਾਬਲਾ। “ਦਿਤੇ ਦੇਉ ਭਜਾਈ ਮਿਲ ਕੈ _ਰਾਕਸੀ।“ 
ਲੋਕੀ _ਤਿਹੀ _ਫਿਰਾਹੀ ਦੋਹੀ ਆਪਣੀ। ਦੁਰਗਾ ਦੀ?” ਸਾਮ _ਤਕਾਈ ਦੇਵਾ ਡਰਦਿਆ। 
ਆਦੀ ਚੈਡਿ ਚੜਾਈ ਉਤੇ _ਰਾਕਸਾ। _੨੫। 


ਆਈ ਫੇਰਿ ਭਵਾਨੀ ਖਬਰੀ ਪਾਈਆ। ਦੈਤ ਵਡੇ _ਅਭਿਮਾਨੀ ਹੋਏ ਇਕਠੇ। 
ਲੋਚਨ ਧੂਮ ਗੁਮਾਨੀ ਰਾਇ _ਬੁਲਾਇਆ। _ਵਡਾ ਜਗ ਵਿਚ ਦਾਨੋ ਆਪ _ਕਹਾਇਆ”। 
ਚੋਟ ਪਈ _ਖਰਚਾਮੀ ਦੁਰਗਾ ਲਿਆਵਣੀ। _੨੬। 


ਕੜਕਿ ਉਠੀ ਰਣਿ ਚੰਡੀ ਫਉਜਾ ਦੇਖਿ ਕੈ। ਧੂਹਿ ਮਿਆਨੋ ਖੰਡਾ ਧਾਈ ਸਾਮ੍ਹਣੇ। 
ਸਭੇ ਬੀਰ ਸੰਘਾਰੇ ਧੂਮਰ ਨੈਣ ਦੇ। ਜਣੁ ਲੈ ਕਟੇ ਆਰੇ ਦਰਖਤ _ਬਾਢੀਆ। _੨੭। 


੧. “ਇਕ ਨ ਮੌਗਣ ਪਾਣੀ ਰੈ ਹੰਕਾਰਿ ਕੈ” ੨. 'ਜਾਣੂ ਸਮਾਇ ਪਠਾਣੀ ਪਾਈ ਰਾਗੁ ਸੁਣਿ” ੩. 'ਰਤੁ ਵਹੀ 
ਹੜ੍ਹਵਾਣੀ ਅੰਦਰ ਖੇਤਦੈ” ੪. “ਦੇਇ” ੫. 'ਫਿਰਿ ਸੁੰਭ ਨਿਸੁੰਭ _ਗੁਮਾਨੀ ਜਨਮੇ ਸੂਰਮੇ`। ਇਹ ਤੁਕ ਕੁਝ ਬੀੜਾਂ 

ਤੋਂ ਪਹਿਲਾਂ ਆਈ ਹੈ। ੬. 'ਚੋਟ ਦਮਾਮੇ ਪਈ ਦੇਵਾਂ ਦਾਨਵਾਂ। ਖੇਤਹੂੰ ਦਏ _ਭਜਾਈ ਦੈੱਤੀ ਦੇਵਤੇ” 
੮. 'ਅਖਾਂਵਦਾ” 


ਵਾਰ ਦੁਰਗਾ _ਕੀ ੧੬੨ 
(ਦੈਂਤਾਂ ਦੇ) ਦਲਾਂ ਵਿਚੋਂ ਬਹੁਤ ਸਾਰੇ ਜਟਾਧਾਰੀ ਵੀਰ (ਦੈਂਤਾਂ ਨੂੰ) ਦਲ ਵਿਚ _ਮਾਰ _ਦਿੱਤਾ। 
(ਰਣ _ਵਿਚ ਵੈਰੀ) ਦਲ ਨੂੰ _ਲਲਕਾਰਦੇ ਹੋਏ _(ਸੂਰਵੀਰ) _ਪਾਣੀ _ਤਕ _ਨਹੀਂ_ਮੰਗਦੇ _ਸਨ। 
(ਉਹ ਯੁੱਧ _ਵਿਚ _ਇਤਨੇ _ਮਗਨ _ਸਨ) ਮਾਨੋ _ਪਠਾਣ _ਰਾਗ_ ਨੂੰ ਸੁਣ ਕੇ ਮਸਤ (ਸਮਾਇ) 


ਹੋ ਗਿਆ ਹੋਵੇ। _ਰਣ-ਭੂਮੀ ਵਿਚ ਵੀਰ ਯੋਧਿਆਂ ਦੇ ਲਹੂ ਦਾ ਹੜ੍ਹ _ਆ ਗਿਆ। ਇਆਣਾ 
(ਵਿਅਕਤੀ) ਫੁਲ ਪੀਣ _ਤੇ (ਜਿਵੇਂ ਝੂਮਦਾ ਹੈ, _ਉਸ _ਤਰ੍ਹਾਂ) ਸੂਰਮੇ ਝੂਮ _ਰਹੇ _ਸਨ।੨0। 


ਦੇਵਤਿਆਂ ਨੂੰ ਰਾਜ ਦੇ ਕੇ ਭਵਾਨੀ ਲੋਪ ਹੋ ਗਈ। _ਉਧਰ ਜਿਸ __ਦਿਨ ਸ਼ਿਵ 


ਦੀ _ਵਰਦਾਨੀ (ਘੜੀ) ਆ ਪਹੁੰਚੀ, ਤਦੋਂ ਸ਼ੁੰਭ-ਨਿਸ਼ੁੰਭ __ (ਨਾਂ ਦੇ) _ਅਭਿਮਾਨੀ ਸੂਰਮੇ ਪੈਦਾ 
ਹੋ ਗਏ, (ਜਿਨ੍ਹਾਂ ਨੇ) ਇੰਦਰ ਦੀ ਰਾਜਧਾਨੀ ਨੂੰ ਜਿਤਣ _ਦੀ ਇੱਛਾ _ਨਾਲ _ਵੇਖਿਆ।੨੧। 


ਵਡਿਆਂ _(ਰਾਖਸ਼) ਯੋਧਿਆਂ ਨੇ _ਇੰਦਰਪੁਰੀ ਉਤੇ _ਹਮਲਾ _ਕਰਨ _ਦਾ ਵਿਚਾਰ ਕੀਤਾ 
(ਯੋਜਨਾ _ਬਣਾਈ)। _ਕਵਚ, _ਪਟੇਲਾਂ (ਮੂੰਹ ਨੂੰ ਢਕਣ ਦੀ ਲੋਹੇ _ਦੀ ਜਾਲੀ) _ਅਤੇ _ਪਾਖਰਾਂ 
(ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾਂ) (ਨੂੰ ਲੈ ਕੇ) ਲੜਾਈ ਦੀ ਤਿਆਰੀ 
ਸ਼ੁਰੂ _ਕਰ _ਦਿੱਤੀ। _ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, _(ਉਸ ਦੇ ਚਲਣ ਨਾਲ) 
ਘਟਾ ਨੇ ਆਕਾਸ਼ ਨੂੰ ਢਕ _ਲਿਆ। ਰੋਹ _ਨਾਲ ਭਰੇ ਹੋਏ ਸ਼ੁੰਭ _ਅਤੇ ਨਿਸ਼ੁੰਭ (ਯੁੱਧ ਲਈ) 
ਤੁਰ ਪਏ।੨੨। 

ਸ਼ੁੰਭ ਅਤੇ ਨਿਸ਼ੁੰਭ ਨੇ ਆਦੇਸ਼ ਦਿੱਤਾ (ਤਾਂ) ਵੱਡੇ ਸੂਰਮਿਆਂ ਨੇ (ਯੁੱਧ ਦਾ) ਬਿਗਲ 
ਵਜਾ _ਦਿੱਤਾ। _(ਹਰ ਪਾਸੇ) ਰੋਹ _ਦਾ ਵਾਤਾਵਰਨ _ਬਣ _ਗਿਆ ਅਤੇ _ਸੂਰਵੀਰਾਂ ਨੇ _ ਘੋੜੇ 
ਨਚਾਉਣੇ _ ਸ਼ੁਰੂ _ ਕਰ _ਦਿੱਤੇ। _ਦੋਹਰੇ _ਨਗਾਰੇ _ਗੂੰਜਣ ਲਗੇ _ਜਿਵੇਂ__ਝੋਟਾ _(ਜਮ-ਬਾਹਣ”) 
ਅਰੜਾਉਂਦਾ _ਹੈ। _ਦੇਵਤੇ _ਅਤੇ _ਦੈੱਤ ਯੁੱਧ _ਕਰਨ _ਲਈ _ ਆਣ _ਢੁਕੇ।੨੩। 

ਦੈਂਤਾਂ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ _ਨਾਗ਼ੇ ਦੇ) ਯੁੱਧ _ਮਚਾ _ਦਿੱਤਾ। ਯੋਧਿਆਂ 
ਦੇ ਬਾਣੇ (ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ _ਹੋਣ। ਭੂਤਾਂ, ਇਲਾਂ 
ਤੇ ਕਾਵਾਂ ਨੇ (ਖ਼ੂਬ) ਮਾਸ ਖਾਇਆ _ਸੀ। ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ _ਸੀ।੨੪। 

ਨਗਾਰੇ __ਉਤੇ __ਚੋਟ ਵਜੀ ਤਾਂ ਸੈਨਿਕ ਦਲਾਂ ਦਾ ਯੁੱਧ ਆਰੰਭ ਹੋ _ਗਿਆ। ਰਾਖਸ਼ਾਂ 
ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ। (ਦੈੱਤਾ ਨੇ) ਤਿੰਨਾਂ ਲੋਕਾਂ ਵਿਚ 
ਆਪਣੀ _ਦੁਹਾਈ _ਫਿਰਾ _ਦਿੱਤੀ। _ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ _ਦੀ _ਸ਼ਰਨ _(ਸਾਮ) 
ਵਿਚ ਜਾਣਾ _ਪਿਆ। _ (ਅਤੇ) ਰਾਖਸ਼ਾਂ _ਉਤੇ _ਚੰਡੀ _ਚੜ੍ਹਾ _ਲਿਆਉਂਦੀ।੨੫। 

ਭਵਾਨੀ ਫਿਰ ਆ ਗਈ। _(ਇਸ ਪੁਕਾਰ ਦਾ) ਸਮਾਚਾਰ (ਜਦੋਂ ਦੈਂਤਾਂ ਨੂੰ) ਪ੍ਰਾਪਤ 
ਹੋਇਆ (ਤਾਂ ਸਾਰੇ) ਵੱਡੇ _ਅਭਿਮਾਨੀ ਦੈਂਤ ਇਕੱਠੇ ਹੋ _ਗਏ। _(ਰਾਖਸ਼ਾਂ ਦੇ) ਰਾਜੇ _(ਸੰਭ) 
ਨੇ _ਅਭਿਮਾਨੀ ਧੂਮੂ-ਲੋਚਨ ਨੂੰ ਬੁਲਾਇਆ (ਜੋ) ਜਗਤ _ਵਿਚ ਆਪਣੇ ਆਪ ਨੂੰ ਵੱਡਾ ਦੈਂਤ 
ਅਖਵਾਉਂਦਾ _ਸੀ। _(ਧੂਮੁਲੋਚਨ ਨੇ) ਦੂਹਰੇ ਨਗਾਰੇ _(ਖਰਚਾਮੀ) ਉਤੇ ਸਟ ਮਾਰ ਕੇ (ਕਿਹਾ 
ਕਿ ਮੈਂ) ਦੁਰਗਾ ਨੂੰ (ਬੰਨ੍ਹ _ਕੇ) ਲਿਆਉਣਾ _ਹੈ।੨੬। 

ਰਣ-ਭੂਮੀ _ਵਿਚ _ (ਦੈਂਤਾਂ ਦੀਆਂ) ਫ਼ੌਜਾਂ _ਵੇਖ _ਕੇ ਚੰਡੀ _ਕੜਕ _ ਉਠੀ 
ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ। (ਉਸ ਨੇ) ਧੂਮੂ ਨੈਨ 
ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਤੁਖਾਣਾਂ ਨੇ ਆਰੇ ਲੈ 
ਹੋਂਣ।੨੭। 


੧੬੩ ਸੀ _ਦਸਮ-ਗ੍ਰੰਥ _ ਸਾਹਿਬ 


ਚੋਬੀ ਧਉਸ ਵਜਾਈ _ਦਲਾ _ਮੁਕਾਬਲਾ। _ਰੋਹਿ ਭਵਾਨੀ ਆਈ ਉਤੈ ਰਾਖਸਾ। 

ਖਬੇ ਦਸਤ _ਨਚਾਈ "ਸੀਹਣ ਸਾਰ ਦੀ'। ਬਹੁਤਿਆ ਦੇ ਤਨਿ ਲਾਈ ਕੀਤੀ ਰੰਗੁਲੀ। 
ਭਾਈਆ ਮਾਰਨਿ ਭਾਈ ਦੁਰਗਾ ਜਾਣਿ ਕੈ। ਰੋਹੈ ਹੋਇ ਚਲਾਈ ਰਾਕਸਿ ਰਾਇ ਨੌ। 
ਜਮਪੁਰਿ ਦੀਆ _ਪਠਾਈ _ਲੋਚਨਧੂਮ _ਨੌ। ਜਾਪੇ ਦਿਤੀ ਸਾਈ ਮਾਰਣ ਸੁੰਭ ਦੀ। ੨੮। 


ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ। ਲੋਚਨ ਧੂਮ _ਸੰਘਾਰੇ ਸਣੇ _ਸਿਪਾਹੀਆ। 
ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ। ਜਾਪਨਿ ਅੰਬਰਿ ਤਾਰੇ _ਡਿਗਨਿਦ ਸੂਰਮੇ। 
ਗਿਰੇ£ ਪਰਬਤ ਭਾਰੇ ਮਾਰੇ ਬ੍ਰਿਜੁ ਦੇ। ਦੈਤਾ ਦੇ ਦਲ ਹਾਰੇ ਦਹਸਤ ਖਾਇ ਕੈ। 
ਬਚੇ ਸੁ`ਮਾਰੇ ਮਾਰੇ ਰਹਦੇ“ ਰਾਇ ਥੈ। ੨੯। “ 


ਰੋਹੈ ਹੋਇ ਬੁਲਾਏ ਰਾਕਸ ਸੁੰਭ ਨੈ। “ਬੈਠੇ ਮਤਾ?” ਪਕਾਏ ਦੇਵੀ ਲਿਆਵਣੀ। 
ਚੰਡ ਅਰੁ ਮੁੰਡ ਪਠਾਏ ਬਹੁਤਾ ਕਟਕ ਦੈ। "ਜਾਪੇ ਛਪਰ ਛਾਏ ਬਣੀਆ ਕੇਜਮਾ। 
ਜੇਤੇ ਰਾਇ ਬੁਲਾਇ ਚਲੇ ਜੁਧ ਨੌ।ਜਣੂ _ਜਮਿ ਪਕੜਿ ਚਲਾਏ ਸਭੇ ਮਾਰਣੇ। ੩0। 


ਢੋਲ ਨਗਾਰੇ _ਵਾਏ _ਦਲਾ ਮੁਕਾਬਲਾ। _ਰੋਹਿ ਰੁਹੇਲੇ ਆਏ ਉਤੇ _ਰਾਕਸਾ। 
ਸਭਨੀ ਤੁਰੇ ਨਚਾਏ _ਬਰਛੇ ਪਕੜਿ ਕੇ" ਬਹੁਤੇ ਮਾਰਿ ਗਿਰਾਏ ਅੰਦਰਿ ਖੇਤ ਦੈ। 
ਤੀਰੀ ਛਹਬਰ ਲਾਏ _ਬੁਠੀ _ਦੇਵਤਾ। _੩੧। 


ਭੇਰੀ ਸੰਖ ਬਜਾਏ ਸੰਘਰ ਰਚਿਆ”। _ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ। 
ਜਿਨ੍ਹੀ ਦਸਤ ਉਠਾਏ”? ਰਹੇ ਨ ਜੀਵਦੇ। ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ"₹। _੩੨।" 


ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ। ਜੋਧੇ ਸਭੈ ਬੁਲਾਏ ਆਪਣੀ ਮਜਲਸੈ। 
ਜਿਨ੍ਹੀ ਦੈਵ ਭਜਾਏ ਇੰਦੂ ਜੇਵਹੇ। ਤੇਈ ਮਾਰਿ ਗਿਰਾਏ ਪਲ ਵਿਚ ਦੇਵਤੇ। 


੧. 'ਬਾਢ ਦੁਆੰਗ ਲੈ” ੨ “ਭਨਣ” ੩. ਡਿਗਦੇ” ੪ ਜਾਣ ਕਰਿ” ੫. ਕਈਆਂ ਬੀੜਾਂ ਵਿਚ ਇਹ ਸ਼ਬਦ 
ਹੈ ੬. ਕੁਝ ਬੀੜਾਂ ਵਿਚ ਇਸ ਪਿਛੇ ਇਤਿ ਸੂਚਕ ਉਕਤੀ ਲਿਖੀ ਹੈ ਜਿਵੇਂ “ਇਤਿ ਲੋਚਨਧੂਮ _ਜੂਝਿਆ। 
ਚੰਡ ਮੁੰਡ ਜੁਧ” ੭. 'ਬਹਿ ਕਰਿ ਮਤੇ” ੮. “ਬਾਹਲਾ” ੯. 'ਜਾਪਨਿ _ਘਣੀਅਰ ਛਾਏ _ਬਖਤੂੁ _ਸੂਰਿਆਂ। 


ਲਕਿ ਵਲ੍ਹਾਏ ਜਾਸਨਿ ਜੁਧ ਨੌ। ੧0. ਕੁਝ ਬੀੜਾਂ ਵਿਚ ਇਸ ਤੋਂ ਅਗੇ ਇਕ ਪੰਕਤੀ ਇਹ ਵੀ ਹੈ -- 'ਸੂ 


ਹਵਾਰੇ ਛਾਏ ਬਣੀਆਂ ਕੇਜਮਾਂ` ੧੧. ਮਚਿਆ” ੧੨. 'ਉਚਾਏ” ੧੩. 'ਦੋਵੈਂ ਦੇਵਤੇ” ੧੪. ਇਸ ਤੋਂ ਅਗੇ 
ਸਮਾਪਤੀ ਦੀ ਸੂਚਨਾ ਦਿੱਤੀ ਵੀ ਮਿਲਦੀ ਹੈ- “ਇਤਿ ਚੰਡ ਮੁੰਡ ਜੁਝੈ' “ਅਥ _ਸ੍ਰੋਤਤਬਿੰਦ ਦਾ ਜੁਧ” 


ਵਾਰ ਦੁਰਗਾ _ਕੀ ੧੬੩ 


ਨਗਾਰਚੀ _('ਚੋਬੀ”) ਨੇ _ਧੋਂਸਾ ਵਜਾਇਆ, ਦਲਾਂ _ਦਾ ਮੁਕਾਬਲਾ (ਸ਼ੁਰੂ _ਹੋ__ਗਿਆ)। 
ਦੁਰਗਾ ਵੀ ਕ੍ਰੋਧਿਤ ਹੋਕੇ _ਰਾਖਸਾਂ ਉਪਰ ਆ ਚੜ੍ਹੀ। (ਦੇਵੀ ਨੇ) ਖਬੇ ਹੱਥ _ਵਿਚ ਲੋਹੇ 
ਦੀ _ਸ਼ੇਰਨੀ (ਤਲਵਾਰ) _ਨਚਾਈ _ਅਤੇ _ਬਹੁਤਿਆਂ ਦੇ ਸ਼ਰੀਰਾਂ _ਉਤੇ _ਮਾਰ ਕੇ _(ਉਸ ਨੂੰ) 
ਰਾਂਗਲਾ _ਕਰ _ਦਿੱਤਾ। _(ਘਮਸਾਨ ਯੁੱਧ _ਵਿਚ _ਅਤਿਅੰਤ ਮਗਨ _ਪਰ ਘਬਰਾਏ ਹੋਏ) _ਰਾਖਸ਼ 
ਆਪਣੇ ਭਰਾ _ਰਾਖਸ਼ਾਂ_ ਨੂੰ ਹੀ ਦੇਵੀ ਸਮਝ _ਕੇ ਮਾਰੀ ਜਾਂਦੇ ਸਨ। (ਦੇਵੀ ਨੇ) ਗੁੱਸੇ ਵਿਚ 
ਰਾਖਸ਼ _ਰਾਜੇ _(ਧੂਮੂ-ਨੈਨ) _ਉਤੇ _ਤਲਵਾਰ _ ਚਲਾ _ਦਿੱਤੀ। (ਫਲਸਰੂਪ) _ਧੂਮੂਨੈਨ 


(ਰਣ-ਭੂਮੀ ਤੋਂ) ਭਜੇ __ਹੋਏ ਰਾਖਸ਼ ਰਾਜੇ _ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ 
ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ। (ਇਸ ਤੋਂ ਇਲਾਵਾ ਉਸ 
(ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ _ਹਨ। (ਉਥੇ) 
ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ। (ਜਾਂ ਫਿਰ) ਬਿਜਲੀ 
ਡਿਗੇ ਪਏ _ਸਨ। (ਚੰਡੀ ਦੀ) ਦਹਿਸ਼ਤ ਨਾਲ ਹੀ _ਦੈੱਤਾਂ 
ਬਚੇ __ਸਨ 
ਸਨ 


ਭਰ ੨ ਕਾ 
ਮਿ 
ਸੀ 
ੰ 
ਮਿ 
ਮਿ 


ਜੋ ਮਾੜੇ ਸਨ (ਕਿਉਂਕਿ ਉਹ) ਮਾੜੇ _ਰਾਖਸ਼ 
(ਨਹੀਂ ਤਾਂ ਉਹ ਵੀ ਮਾਰੇ _ਜਾਂਦੇ)।੨੯। 


(ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) _ਬੋਲਾਇਆ। (ਸਾਰਿਆਂ ਨੇ) 
ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ _ਕੇ) ਲਿਆਉਂਦਾ _ਜਾਏ। _(ਫਿਰ) ਚੰਡ ਅਤੇ 
ਨੂੰ ਬਹੁਤ _ਸਾਰੀ ਸੈਨਾ _ਦੇ ਕੇ _(ਰਣ-ਭੂਮੀ _ਵਲ) _ਭੇਜਿਆ ਗਿਆ (ਜਿਨ੍ਹਾਂ ਦੀਆਂ 
ਵੇਖ ਕੇ ਇਉਂ) ਪੁਤੀਤ ਹੋਇਆ ਮਾਨੋ _ਛਪਰਾਂ _ਦਾ ਪਸਾਰਾ 
ਕਰ ਦਿੱਤਾ ਗਿਆ ਹੋਵੇ। _ਰਾਜੇ _ਨੇ ਜਿਤਨੇ _ਰਾਖਸ਼ _ਬੁਲਾਏ ਸਨ, _(ਉਹ) ਸਾਰੇ ਯੁੱਧ ਨੂੰ 
ਚਲ ਪਏ ਮਾਨੋ ਸਾਰਿਆ ਨੂੰ ਮਾਰਨ _ਲਈ _ ਯਮਪੁਰੀ ਨੂੰ ਭੇਜ ਦਿੱਤਾ _ਗਿਆ _ਹੋਵੇ।੩0। 


ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ 
ਖਿਚ ਕੇ ਤੀਰ _ਚਲਾਏ। ਜਿਨ੍ਹਾਂ ਨੇ (ਦੇਵੀ ਵਲ) ਹੱਥ 
ਜੀਉਂਦਾ ਨ _ਰਿਹਾ। ਦੇਵੀ ਨੇ ਚੰਡ _ਅਤੇ _ਮੁੰਡ ਨੂੰ ਦਿੱਤਾ 

ਦੈਂਤਾਂ ਦੇ ਮਾਰੇ ਜਾਣ (ਦੀ ਗੱਲ) ਸੁਣ ਕੇ ਸ਼ੁੰਭ _ਅਤੇ ਨਿਸੁੰਭ _ਕ੍ਰੋਧਿਤ ਹੋ __ਗਏ। 
(ਉਨ੍ਹਾਂ _ਨੇ) ਆਪਣੀ _ਮਜਲਸ _ਵਿਚ _ਸਾਰੇ ਯੋਧੇ ਬੁਲਾ _ਲਏ 
ਇੰਦਰ ਵਰਗੇ ਦੇਵਤੇ _ਭਜਾਏ ਹੋਏ ਸਨ, ਉਨ੍ਹਾਂ (ਚੰਡ ਅਤੇ ਮੁੰਡ) ਨੂੰ ਵੀ ਦੇਵੀ ਨੇ ਪਲ 
ਵਿਚ ਮਾਰ ਸੁਟਿਆ ਹੈ। ਉਨ੍ਹਾਂ ਦਾ ਧਿਆਨ _ਕਰਕੇ _(ਮਜਲਸ _ਵਿਚ ਇਕੱਠੇ ਹੋਏ ਯੋਧਿਆਂ 
ਨੇ ਗਮ ਵਿਚ ਡੁਬ ਕੇ) ਹੱਥ ਤੇ ਹੱਥ ਮਾਰੇ। ਫਿਰ ਰਾਜੇ _(ਸ਼ੁੰਭ) ਨੇ ਰਕਤ-ਬੀਜ ਨੂੰ (ਪਾਨ 
ਦਾ) ਬੀੜਾ ਦੇ ਕੇ (ਯੁੱਧ-ਭੂਮੀ ਵਲ) _ਤੋਰਿਆ। (ਰਾਖਸ਼ਾਂ ਨੇ) ਕਵਚ _ਅਤੇ _ਪਟੇਲੇ (ਮੂੰਹ 
ਨੂੰ ਢਕਣ ਲਈ ਲੋਹੇ ਦੀਆਂ _ਜਾਲੀਆਂ) ਨੂੰ ਧਾਰਨ ਕੀਤਾ ਹੋਇਆ ਸੀ (ਅਤੇ ਉਨ੍ਹਾਂ ਦੀਆਂ) 


੧੬੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਦਸਤੀ ਦਸਤ ਵਜਾਏ ਉਨ੍ਹਾ ਚਿਤ _ਕਰਿ। "ਫਿਰ ਸੁਣਵਤ ਬੀਜ ਚਲਾਏ _ਬੀੜੇ ਰਾਇ ਦੇ”। 
ਸੰਜ _ਪਟੈਲਾ ਪਾਏ _ਚਿਲਕਤ _ਟੋਪੀਆ। “ਲੁਝਣ ਨੂੰ _ਅਰੜਾਏ _ਰਾਕਸ ਰੋਹਲੇ। 


ਕਿਨੈ ਨ ਕਦੇ ਹਟਾਏ ਜੁਧ ਮਚਾਇਕੈ। ₹ਮਿਲਿ ਤੇਈ ਦਾਨੋ ਆਏ ਹੁਣ ਸੰਘਰ ਵੇਖਣਾ। ੩੩। 


ਦੈਤੀ ਡੰਡ _ਉਭਾਰੀ ਨੇੜੇ ਆਇਕੈ। “ਸਿੰਘ ਕਰੀ _ਅਸਵਾਰੀ£ ਦੁਰਗਾ _ਸੋਰ ਸੁਣਿ। 
ਖਬੇ _ਦਸਤ _ਉਭਾਰੀ ਗਦਾ _ਫਿਰਾਇ ਕੈ। “ਸੈਨਾ ਸਭ“ ਸੰਘਾਰੀ ਸੁਣਵਤ ਬੀਜ _ਦੀ। 
ਜਣੂ ਮਦ ਖਾਇ ਮਦਾਰੀ ਘੂਮਨ ਸੂਰਮੇ। _ਅਗਣਤ ਪਾਉ _ਪਸਾਰੀ _ਰੁਲੇ ਅਹਾੜ _ਵਿਚਿ। 
ਜਣੂ ਕਰਿ ਖੇਲਿ ਖਿਲਾਰੀ ਸੁਤੇ ਫਾਗ ਨੋ। _੩੪। 


ਸੁਣਵਤ ਬੀਜ _ਹਕਾਰੇ ਰਹਿੰਦੇ ਸੂਰਮੇ। ਜੋਧੇ ਵਡੇ ਮੁਨਾਰੇ ਦਿਸਣ ਖੇਤ _ਵਿਚ। 
ਸਭਨੀ ਦਸਤ ਉਭਾਰੇ _ਤੇਗਾ ਧੂਹਿ ਕੈ। ਮਾਰੋ _ਮਾਰੁ ਪੁਕਾਰੇ ਆਏ ਸਾਮ੍ਹਣੇ। 
ਸੰਜਾ ਤੇ _ਠਣਕਾਰੇ ਤੇਗੀ ਉਭਰੇ। “ਘਾਟ ਘੜਨਿ _ਠਠਿਆਰੇ _ਜਾਣਿ ਬਣਾਇ ਕੇ। ੩੫। 


ਸਟ ਪਈ ਜਮਧਾਣੀ _ਦਲਾ ਮੁਕਾਬਲਾ। ਘੁਮਰੁ _ਬਰਗਸਤਾਣੀ ਰਣ ਵਿਚ _ਘਤਿਓ। 
ਸਣੇ _ਤੁਰਾ? ਪਲਾਣੀ _ਡਿਗਣ _ਸੂਰਮੇ। _ਉਠਿ ਉਠਿ _ਮੰਗਨਿ ਪਾਣੀ ਘਾਇਲ ਘੂਮਦੇ। 
ਏਵਡ ਮਾਰੂ ਵਿਹਾਣੀ ਉਤੈ _ਰਾਕਸਾ। _ਬਿਜਲਿ ਜਿਉ _ਝਰਲਾਣੀ ਉਠੀ _ਦੇਵਤਾ। _੩੬। 


ਚੋਬੀ ਧਉਸ _ਉਭਾਰੀ _€ਦਲਾ _ਮੁਕਾਬਲਾ੯। "ਸਭੋ _ਸੈਨਾ ਮਰੀ ਪਲ ਵਿਚ _ਦਾਨਵੀ। 
ਦੁਰਗਾ ਦਾਨੋ ਮਾਰੇ”! ਰੋਹ _ਬਢਾਇ ਕੈ। ਸਿਰ ਵਿਚ ਤੇਗ ਵਗਾਈ ਸ੍ਰੋਣਵਤਬੀਜ ਦੈ। ੩੭। 


ਅਗਣਤ ਦਾਨੋ ਭਾਰੇ ਹੋਏ _ਲੋਹੂਆ। “ਜੋਧੇ ਜੇਡ”? ਮੁਨਾਰੇ ਅੰਦਰਿ ਖੇਤ ਦੇ। 
ਦੁਰਗਾ ਨੋ ਲਲਕਾਰੇ ਆਏ _ਸਾਮ੍ਹਣੇ। ਦੁਰਗਾ _ਸਭੇ _ਸੰਘਾਰੇ ਰਾਕਸ ਆਵਦੇ। 
ਰਤੂ ਦੇ ਪਰਨਾਲੇ ਤਿਨ ਤੇ ਭੁਇੰ ਪਏ। ਉਠੇ _ਕਾਰਣਿਆਰੇ ਰਾਕਸ ਹੜਹੜਾਇ। _੩੮। 


ਧਗਾ _ਸੰਗਲੀਆਲੀ ਸੰਘਰ ਵਾਇਆ। _ਬਰਛੀ ਬੁੰਬਲਿਆਲੀ ਸੂਰੇ _ਸੰਘਰੇ। 
ਭੇੜ ਪਇਆ ਬੀਰਾਲੀ ਦੁਰਗਾ _ਦਾਨਵੀ। ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੇ। 


੫. “ਬਹਲੀ ਸੈਨ” ੬. 'ਠਾਟ ਜਿਵੈ ਠਠਿਆਰੇ ਘੜਨਿ ਬਣਾਇ ਕੇ? ੭. 'ਤੁਰੰਗ` ੮.'ਦੇਖੀ` ੯. 'ਸੰਘਰੁ ਮਚਿਆ” 
੧0. 'ਪਲ ਵਿਚ ਸਭੋ ਮਾਰੀ 'ਗਾਹੀ` ਸੈਨਾ ਦਾਨਵੀ'। ਇਸ ਤੋਂ ਅਗੇ ਇਕ ਤੁਕ ਇਹ ਵੀ ਲਿਖੀ ਹੈ--'ਖਬੇ 
ਦਸਤਿ _ਉਸਾਰੀ _ਸੀਹਣਿ ਸਾਰ _ਦੀ” ੧੧. _'ਦਾਹੀ” _੧੨. _'ਜਾਪਨਿ ਜੇਡ” 


ਵਾਰ ਦੁਰਗਾ _ਕੀ ੧੬੪ 


ਟੋਪੀਆਂ ਚਮਕ _ ਰਹੀਆਂ _ਸਨ। _ (ਉਹ) ਕ੍ਰੋਧਵਾਨ _ਰਾਖਸ਼ ਯੁੱਧ _ਕਰਨ _ਲਈ _ਅਰੜਾ _ਰਹੇ 
ਸਨ। (ਜਿਨ੍ਹਾਂ ਯੋਧਿਆਂ ਨੂੰ) ਯੁੱਧ ਮਚਾ ਦੇਣ (ਤੋਂ ਬਾਦ) ਕੋਈ ਹਟਾ ਨਹੀਂ ਸਕਿਆ, ਉਹੀ 
ਰਾਖਸ਼ _ਮਿਲ _ਕੇ (ਯੁੱਧ _ਮਚਾਉਣ ਲਈ) ਆ ਗਏ ਸਨ, ਹੁਣ ਯੁੱਧ (ਦਾ ਦ੍ਰਿਸ਼) 
ਵੇਖਣਾ।੩੩। 


ਦੈਂਤਾਂ ਨੇ ਨੇੜੇ ਆ ਕੇ ਬਹੁਤ ਰੌਲਾ (ਪਾ _ਦਿੱਤਾ)। (ਉਨ੍ਹਾਂ ਦੀ ਆਮਦ ਦਾ) ਸ਼ੋਰ 
ਸੁਣ ਕੇ ਦੁਰਗਾ ਸ਼ੇਰ ਉਤੇ ਸਵਾਰ ਹੋ _ਗਈ। (ਉਸ ਨੇ) ਗਦਾਂ ਨੂੰ ਘੁੰਮਾ ਕੇ ਖਬੇ ਹੱਥ 
ਵਿਚ _ਉਲਾਰਿਆ _ ਅਤੇ _ਰਕਤ-ਬੀਜ _ਦੀ _ਸਾਰੀ ਸੈਨਾ _ਮਾਰ _ਦਿੱਤੀ। ਸੂਰਮੇ _ਰਣ _ਵਿਚ 
(ਇਉਂ) ਘੁੰਮ ਰਹੇ ਨੌ (ਮਦਾਰੀ) ਨਸ਼ਾ _ਕਰ ਕੇ (ਘੁੰਮ ਰਿਹਾ ਹੋਵੇ)। 


ਹਨ ਮਾਨੋ ਅਮਲੀ 
ਅਣਗਿਣਤ (ਦੈਂਤ) ਪੈਰ ਪਸਾਰੇ ਹੋਇਆਂ ਜੰਗ _ਦੇ ਮੈਦਾਨ ਵਿਚ ਰੁਲ ਰਹੇ _ਸਨ। (ਇੰਜ) 
ਹੂ ਕਿ ਖਿਡਾਰੀ ਹੋਲੀ _ਖੇਡ ਕੇ ਸੁਤੇ ਪਏ _ਹੋਣ।੩੪। 
ਬਚੇ ਸੂਰਮਿਆਂ ਨੂੰ ਬੁਲਾ _ਲਿਆ। _ਰਣ-ਭੂਮੀ _ਵਿਚ 


ਰਕਤ-ਬੀਜ _ਨੇ _ ਬਾਕੀ 
ਮੁਨਾਰਿਆਂ _ਵਰਗੇ _ਯੋਧਿਆਂ ਨੇ ਤਲਵਾਰਾਂ _ਖਿਚ _ਕੇ ਹੱਥਾਂ _(ਬਾਂਹਵਾਂ) ਨੂੰ _ਉਲਾਰ _ਲਿਆ। 
(ਉਹ _ ਸਾਰੇ) _ਮਾਰੋ-ਮਾਰੋ ਕਹਿੰਦੇ ਦੇਵੀ _ਦੇ ਸਾਹਮਣੇ ਆਣ _ (ਡਟੇ) _ਉਲਰੀਆਂ _ ਹੋਈਆਂ 
ਤਲਵਾਰਾਂ _ਕਵਚਾਂ _(ਉਪਰ _ ਵਜਣ ਤੇ ਇੰਜ) _ਠਣਕਾਰ _(ਦੀ ਧੁਨੀ) ਕਰ _ ਰਹੀਆਂ _ਸਨ 
ਮਾਨੋ _ਠਠਿਆਰ _ ਭਾਂਡੇ _ਬਣਾਉਣ _ਦੀ ਕ੍ਰਿਆ _ਕਰ ਰਹੇ _ਹੋਣ।੩੫। 

ਦੂਹਰੇ _ਧੌਂਸਿਆਂ ਉਪਰ _ਸਟ _ਪਈ _ਅਤੇ ਫੌਜਾਂ _ਵਿਚ ਮੁਕਾਬਲਾ ਸ਼ੁਰੂ ਹੋ __ਗਿਆ। 
(ਦੇਵੀ ਨੇ ਦੈਂਤਾਂ ਦੇ) ਦਲ ਵਿਚ (ਅਜਿਹੀ) _ਉਧੜ-ਧੁੰਮੀ ('ਘੁਮਰ”) ਮਚਾਈ _(ਕਿ) ਭਾਜੜਾਂ 
(“ਬਰਗਸਤਾਣੀ”) ਪੈ _ਗਈਆਂ। _(ਯੁੱਧ-ਭੂਮੀ) _ਵਿਚ ਸੂਰਮੇ ਘੋੜਿਆਂ _ਅਤੇ _ਪਲਾਣਿਆਂ (ਲੋਹੇ 
ਦੀਆਂ _ਝੁਲਾਂ) ਸਹਿਤ _ਡਿਗ ਰਹੇ _ਸਨ। _ਘਾਇਲ _ਹੋਏ ਘੁੰਮਦੇ ਫਿਰਦੇ ਸੂਰਮੇ _ਉਠ _ ਉਠ 
ਕੇ ਪਾਣੀ ਮੌਗ _ਰਹੇ _ਸਨ। _ਰਾਖਸ਼ਾਂ _ਉਤੇ ਇਤਨੀ ਮਾਰ _ਪਈ ਜਿਵੇਂ ਦੇਵੀ ਬਿਜਲੀ _ਬਣ 
ਕੇ (ਦੈਂਤਾ ਦੇ ਦਲ ਉਤੇ) _ਕੜਕ _ਕੇ _ਡਿਗੀ _ਹੈ।੩੬। 


ਨਗਾਰਚੀ _ਨੇ _ਨਗਾਰਾ _ਗੁੰਜਾਇਆ _('ਉਭਾਰੀ”) ਅਤੇ _ ਫ਼ੌਜਾਂ _ਵਿਚ _ਮੁਕਾਬਲਾ ਸ਼ੁਰੂ 
ਹੋ _ਗਿਆ। ਪਲ ਵਿਚ ਦੈਂਤਾਂ ਦੀ ਸਾਰੀ ਸੈਨਾ ਮਾਰੀ ਗਈ। ਦੁਰਗਾ ਨੇ ਰੋਹ ਵਧਾ ਕੇ 
ਦੈਂਤਾਂ ਨੂੰ ਮਾਰਿਆ (ਅਤੇ _ਆਖੀਰ _ਵਿਚ) _ਰਕਤ-ਬੀਜ _ਦੇ ਸਿਰ ਵਿਚ _ਵੀ ਤਲਵਾਰ ਦੇ 


ਮਾਰੀ।੩੭। 


ਨੂ 
ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ (ਅਤੇ ਉਨ੍ਹਾਂ ਦੇ ਲਹੂ ਵਿਚੋਂ ਹੋਰ) 
ਹੋਏ ਉਠ ਰਹੇ _ਸਨ।੩੮। 

ਸੰਗਲਾਂ _ਨਾਲ _ ਬੰਨ੍ਹੇ _ਨਗਾਰਿਆਂ ਤੋਂ ਜੰਗ _ਦਾ _ਨਾਦ _ਨਿਕਲਿਆ। _ਫੁੰਮਣਾਂ _ਵਾਲੀਆਂ 
ਬਰਛੀਆਂ _ਲੈ _ਕੇ ਸੂਰਮੇ ਯੁੱਧ _ਕਰਨ _ਲਗੇ। _ਦੇਵੀ ਅਤੇ _ਦੈੱਤਾਂ ਵਿਚਾਲੇ _ਬਹਾਦਰੀ 
(“ਬੀਰਾਲੀ”) ਵਾਲਾ ਯੁੱਧ _ਮਚਿਆ ਹੋਇਆ _ਸੀ। ਯੁੱਧ-ਭੂਮੀ ਵਿਚ _ਅਤਿ ਅਧਿਕ _ਮਾਰ 
ਮਚੀ ਹੋਈ ਸੀ, ਮਾਨੋ (ਸੂਰਮੇ) _ਨਟਾਂ ਵਾਂਗ ਢੋਲ ਵਜਾ ਕੇ ਛਾਲਾਂ ਮਾਰ ਰਹੇ ਹੋਣ। ਲੋਥਾਂ 
ਵਿਚ _ਕਟਾਰਾਂ _(ਜਮਧੜ) _ਖੁਭੀਆਂ ਹੋਈਆਂ _ ਇੰਜ _ਪੁਤੀਤ ਹੋ ਰਹੀਆਂ _ਹਨ ਜਿਵੇਂ _ਲਾਲ 


੧੬੫ ਸੀ _ਦਸਮ-ਗੁੰਥ _ਸਾਹਿਬ 


ਜਣੂ _ਨਟ _ਲਥੇ ਛਾਲੀ ਢੋਲ _ਵਜਾਇਕੈ। ਲੋਹੂ” ਫਾਥੀ ਜਾਲੀ _ਲੋਥੀ ਜਮਧੜੀ। 
ਘਣ ਵਿਚਿ ਜਿਉ ਚੰਚਾਲੀ _ਤੇਗਾ _ਹਸੀਆਂ। ਘੁੰਮਰਿਆਰ ਸਿਆਲੀ ਬਣੀਆਂ _ਕੇਜਮਾ। ੩੯। 


ਧਗਾ _ਸੂਲ _ਬਜਾਈਆ _ਦਲਾ ਮੁਕਾਬਲਾ। _ਧੂਹਿ _ਮਿਆਨੇ ਲਈਆ ਜੁਆਨੀ _ਸੂਰਮੀ। 
ਸੋਣਵਤਬੀਜਿ ਵਧਾਈਆ _ਅਗਣਤ _ਸੂਰਤਾ। ਦੁਰਗਾ ਸਉਹੈ ਆਈਆ ਰੋਹਿ ਬਢਾਇਕੈ”। 
ਵਸਭਨੀ ਆਨ ਵਗਾਈਆ ਤੇਗਾ ਧੂਹ _ਕੈ। ਦੁਰਗਾ ਸਭ _ਬਚਾਈਆ _ਢਾਲ ਸੰਭਾਲ ਕੈ। 
ਦੇਵੀ ਆਪ _ਚਲਾਈਆ _ਤਕਿ _ਤਕਿ ਦਾਨਵੀ। _ਲੋਹੂ ਨਾਲ ਡੁਬਾਈਆ _ਤੇਗਾ _ਨੰਗੀਆ। 
ਸਾਰਸੁਤੀ ਜਣੁ ਨ੍ਰਾਈਆ ਮਿਲ ਕੈ _ਦੇਵੀਆ। _ਸਭੇ ਮਾਰਿ ਗਿਰਾਈਆ ਅੰਦਰਿ ਖੇਤ ਦੇ। 
ਤਿਦੂੰ ਫੇਰਿ ਸਵਾਈਆ ਹੋਈਆ _ਸੂਰਤਾ। _੪0। 


ਸੂਰੀ ਸੰਘਰੁ ਰਚਿਆ ਢੋਲ ਸੈਖ ਨਗਾਰੇ _ਵਾਇਕੈ। 

ਚੌਡਿ ਚਿਤਾਰੀ ਕਾਲਿਕਾ ਮਨਿ “ਬਾਹਲਾ ਰੋਹ _ਬਢਾਇਕੈ"। 
ਨਿਕਲੀ _ਮਥਾ _ਫੋੜਿਕੈ _ਜਣੂ ਫਤਹਿ _“ਨੀਸਾਨ ਬਜਾਇਕੈ“। 
ਜਾਗਿ ਸੁ ਜੰਮੀ ਜੁਧ ਨੋ _ਜਰਵਾਣਾ ਜਣੂ _ਮਰੜਾਇਕੈ। 

ਰਣੁ ਵਿਚਿ ਘੇਰਾ ਘਤਿਆ ਜਣੁ _ਸੀਂਹ ਤੁਰਿਆ ਗਣਣਾਇਕੈ। 
“ਆਪ _ਵਿਸੂਲਾ ਹੋਇਆ” ਤਿਹੁੰ ਲੋਕਾ ਤੈ ਖੁਣਸਾਇਕੈ। 
ਰੋਹ?” ਸਿਧਾਇਆ ਚਕ੍ਰ _ਪਾਣਿ ਕਰਿ ਨੰਦਗ ਖੜਗ _ਉਠਾਇਕੈ। 
ਦਰਾਕਸ _ਬੈਠੇਂ- ਰੋਹਲੇ ਤੀਰ _ਤੇਗੀ ਛਹਬਰ _ਲਾਇਕੈ। 

ਬਹੁਤ ਪਛਾੜੇ _ਰਾਕਸਾ ਦਲ _ਦੈਤਾ ਅੰਦਰ ਜਾਇਕੈ। 

ਬਹੁ _ਕੇਸੀ ਪਕੜਿ _ਪਛਾੜਿਅਨਿ“ ਤਿਨ ਅੰਦਰ ਧੁੰਮ ਰਚਾਇਕੈ। 
ਵਡੇ ਵਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇਕੈ। 

ਰਣਿ ਕਾਲੀ ਗੁਸਾ ਖਾਇਕੈ। _੪੧। 


ਦੁਹਾ ਕੰਧਾਰਾ ਮੁਹ ਜੁੜੇ ਅਣੀਆ ਚੋਈਆ । 
ਧੂਹਿ ਕ੍ਰਿਪਾਨਾ ਤ੍ਰਿਖੀਆ ਨਾਲਿ _ਲੋਹੂ _ਧੋਈਆਂ। 
ਹੂਰਾ ਸ੍ਰੋਣਤਬੀਜ ਨੋ _ਘਤਿ ਘੇਰ ਖਲੋਈਆ”। 


ਲਾੜਾ ਵੇਖਣਿ ਲਾੜੀਆ _ਚਉਗਿਰਦੈ ਹੋਈਆਂ। ੪੨। 
ਚੌਬੀ ਧਉਸੀ ਪਾਈਆ _ਦਲਾ _ਭਿੜੌਦਿਆ। _ਦਸਤੀ ਧੂਹਿ ਨਚਾਈਆ _ਤੇਗਾ _ਤਿਖੀਆਂ। 
ਸੂਰਿਆ ਦੇ ਤਨਿ ਲਾਈਆ _ਗੋਸਤ _ਗਿਧੀਆਂ। _ਵਿਧਣ ਰਾਤੀ ਆਈਆਂ _ਮਰਦਾ _ਘੋੜਿਆਂ। 


੧੧. “ਖੜੇ ਈਆਂ” 


ਵਾਰ _ਦੁਰਗਾ _ਕੀ ੧੬੫ 


ਰੰਗ _ਦੀ ਮੌਛਲੀ ਜਾਲੀ ਵਿਚ _ਫਸੀ ਹੋਵੇ। ਤਲਵਾਰਾਂ (ਇਉਂ) ਚਮਕ ਰਹੀਆਂ ਸਨ ਜਿਵੇਂ 
ਬਦਲਾਂ _ਵਿਚ _ ਬਿਜਲੀ _(ਲਿਸ਼ਕਦੀ _ਹੈ)। _(ਜਾਂ _ਫਿਰ _ਯੁੱਧ-ਭੂਮੀ _ਵਿਚ _ਵੀਰਾਂ _ਦੀਆਂ) 
ਤਲਵਾਰਾਂ (ਇਸ _ ਤਰ੍ਹਾਂ) _ਸੋਭ _ਰਹੀਆਂ _ਸਨ (ਜਿਵੇਂ) ਸਿਆਲ _ਦੀ ਰੁਤ _ਵਿਚ (ਆਕਾਸ਼ 
ਵਿਚ) ਧੁੰਧ _(ਘੁੰਮਰ _ਆਰਿ) ਪਸਰੀ ਹੋਈ _ਹੈ।੩੯। 

ਡੱਗੇ ਨਾਲ ਨਗਾਰਾ ਵਜਾਇਆ _ਗਿਆ ਅਤੇ ਦਲਾਂ _ਦਾ ਮੁਕਾਬਲਾ ਸ਼ੁਰੂ _ਹੋ__ਗਿਆ। 
ਬਲਵਾਨ _ ਸੂਰਮਿਆਂ _ਨੇ _ (ਤਲਵਾਰਾਂ) _ਮਿਆਨਾਂ _ਵਿਚੋਂ ਖਿਚ _ਲਈਆਂ। _ਰਕਤ-ਬੀਜ _ ਨੇ 
(ਆਪਣੀਆਂ) _ ਅਣਗਿਣਤ _ ਸੂਰਤਾਂ _ਵਧਾ _ ਲਈਆਂ। _ (ਉਹ _ ਸਾਰੀਆਂ _ਸੂਰਤਾਂ) ਗੁੱਸਾ _ਵਧਾ 
ਕੇ ਦੁਰਗਾ ਦੇ ਸਾਹਮਣੇ ਆ ਰਹੀਆਂ _ਸਨ। (ਉਨ੍ਹਾਂ) ਸਾਰੀਆਂ ਨੇ ਤਲਵਾਰਾਂ ਖਿਚ ਕੇ (ਦੇਵੀ 
ਉਤੇ) ਚਲਾ _ਦਿੱਤੀਆਂ। ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ _ਲਿਆ। 
(ਫਿਰ) ਦੇਵੀ ਨੇ _(ਦੈਂਤ-ਸੂਰਤਾਂ ਨੂੰ) ਵੇਖ ਵੇਖ ਕੇ (ਤਲਵਾਰਾਂ) ਚਲਾਈਆਂ। _(ਉਸ ਨੇ ਦੈੱਤਾਂ 
ਦੇ) ਲਹੂ ਨਾਲ _ਨੰਗੀਆਂ _ਤਲਵਾਰਾਂ _ਭਿਉਂ _ਲਈਆਂ। _ (ਇਉਂ ਪ੍ਰਤੀਤ ਹੁੰਦਾ ਹੈ) _ਮਾਨੋ 
ਦੇਵੀਆਂ ਨੇ _ਮਿਲ ਕੇ ਸਰਸਵਤੀ ਨਦੀ _ਵਿਚ ਇਸ਼ਨਾਨ _ਕੀਤਾ _ਹੋਵੇ। _(ਦੇਵੀ ਨੇ _ਰਕਤ- 
ਬੀਜ _ਦੀਆਂ ਸਾਰੀਆਂ _ਸੂਰਤਾਂ ਨੂੰ) _ਯੁੱਧ-ਭੂਮੀ _ਵਿਚ _ਮਾਰ _ਕੇ _ਡਿਗਾ ਦਿੱਤਾ ਹੈ। _(ਪਰ 
ਰਕਤ-ਬੀਜ _ ਦੀਆਂ _ ਸੂਰਤਾਂ) _ਅਗੇ _ ਨਾਲੋਂ _ਵੀ _ਸਵਾਈਆਂ _ਹੋ__ਗਈਆਂ।੪0। 

ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ _ਵਜਾ ਕੇ ਯੁੱਧ ਸ਼ੁਰੂ _ਕਰ ਦਿੱਤਾ ਹੈ। _ਚੰਡੀ 
ਨੇ (ਆਪਣੇ) ਮਨ _ਵਿਚ _ਬਹਤੁ _ਰੋਹ _ਵਧਾ ਕੇ ਕਾਲਕਾ _ਦਾ ਧਿਆਨ _ਕੀਤਾ। (ਚੰਡੀ ਦਾ) 
ਮੋਥਾ _ਫੋੜ ਕੇ (ਕਾਲਕਾ _ਉਸ ਵਿਚੋਂ ਇਉਂ) ਨਿਕਲੀ ਮਾਨੋ _ਜਿਤ ਦਾ ਧੌਂਸਾ ਵਜਾ ਕੇ 
ਨਿਕਲੀ _ਹੋਵੇ। _ਅਗਨੀ _('ਜਾਗਿ”) ਰੂਪੀ ਕਾਲਕਾ ਯੁੱਧ _ਕਰਨ ਲਈ ਚਲ ਪਈ ਮਾਨੋ ਸ਼ਿਵ 
(ਮਰੜਾਇ) ਤੋਂ ਵੀਰ _ਭਦੂ (ਪੈਦਾ ਹੋਇਆ ਹੋਵੇ)। (ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ 
ਪਾ_ਦਿੱਤਾ (ਜਾਂ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ _ਗਰਜਦਾ ਹੋਵੇ। ਤਿੰਨਾਂ ਲੋਕਾਂ ਉਤੇ ਖਿਝ 
ਕੇ ਆਪ ਬਹੁਤ ਕ੍ਰੋਧਵਾਨ ਹੋਂ _ਗਿਆ। _(ਦੁਰਗਾ _ਅਤੇ _ਕਾਲਕਾ) _ਹੌਥ _ਵਿਚ _ਚਕਰ _ਅਤੇ 
ਨੰਦਗ _ਨਾਂ _ਦੀ ਤਲਵਾਰ _ਚੁਕ _ਕੇ _ਗੁੱਸੇ _ਨਾਲ _ਭਰੀਆਂ _ਚਲ _ਪਈਆਂ। _ ਅਗੇ _ਕ੍ਰੋਧਵਾਨ 
ਰਾਖਸ਼ ਤੀਰਾਂ ਅਤੇ ਤਲਵਾਰਾਂ ਦੀ ਝੜੀ _ਲਾਈ ਬੈਠੇ _ਸਨ। ਦੈਂਤਾਂ ਦੇ ਦਲ ਦੇ ਅੰਦਰ ਜਾ 
ਕੇ (ਦੁਰਗਾ _ਅਤੇ _ਕਾਲਕਾ _ਨੇ) ਰਾਖਸ਼ਾਂ ਨੂੰ ਪਕੜ ਕੇ _ਪਛਾੜ _ਸੁਟਿਆ। ਬਹੁਤਿਆਂ ਨੂੰ 

ਸੁ ਉਨ੍ਹਾਂ (ਦੇ ਦਲ ਵਿਚ) ਊਧਮ _ਮਚਾ _ਦਿੱਤਾ। 
ਵੱਡੇ __ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾਂ ਨੂੰ ਪਕੜ _ਕੇ ਦੂਰ ਸੁਟ ਦਿੱਤਾ। _ਰਣ- 
ਭੂਮੀ _ਵਿਚ ਗੁੱਸਾ ਖਾ _ਕੇ (ਕਾਲਕਾ _ਨੇ _ ਅਜਿਹਾ _ਕੁਝ _ਕੀਤਾ)।੪੧। 

(ਸੂਰਮਿਆਂ ਦੀਆਂ) ਦੋਵੇ" ਕਤਾਰਾਂ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ 
ਤਿਖੀਆਂ _ਬਰਛੀਆਂ ਵਿਚੋਂ`_ਲਹੂ _ਚੋ_ਰਿਹਾ _ਸੀ। (ਸੂਰਮਿਆਂ ਨੇ) ਤੇਜ਼ ਤਲਵਾਰਾਂ ਖਿਚ ਕੇ 
ਲਹੂ ਨਾਲ ਧੋਈਆਂ _ਸਨ। (ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾਂ ਰਕਤ-ਬੀਜ ਨੂੰ ਘੇਰ ਕੇ ਖਲੋ 
ਗਈਆਂ ਹਨ, (ਜਿਵੇਂ) ਲਾੜੇ ਨੂੰ ਵੇਖਣ ਲਈ _ਸੁੰਦਰੀਆਂ ਚੌਹਾਂ ਪਾਸੇ ਹੋ ਗਈਆਂ _ਹੋਣ।੪੨। 


ਨਗਾਰਚੀ _ਨੇ _ਧੌੱਸੇ (ਉਤੇ ਚੋਟ ਮਾਰੀ ਅਤੇ) ਦੋਹਾਂ ਦਲਾਂ _ਦਾ ਮੁਕਾਬਲਾ ਸ਼ੁਰੂ ਹੋਂ 
ਗਿਆ। _(ਸੂਰਵੀਰਾਂ ਨੇ) _ਹੱਥਾਂ _ਵਿਚ _ਤਿਖੀਆਂ ਤਲਵਾਰਾਂ _ਖਿਚ _ਕੇ ਨੰਗੀਆਂ _ਨਚਾਈਆਂ 
ਅਤੇ _ਮਾਸ __ (ਨੂੰ ਖਾਣ ਲਈ) _ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ _ਸ਼ਰੀਰਾਂ _ਵਿਚ _ਲਗਾ 
ਦਿੱਤਾ। _ਮਰਦਾਂ ਅਤੇ _ਘੋੜਿਆਂ ਨੂੰ _ਦੁਖਦਾਇਕ ਰਾਤਾਂ ਆ _ਗਈਆਂ। _ਜੋਗਣਾਂ _ਮਿਲ ਕੇ 


ਭਜੀਆਂ ਆ ਰਹੀਆਂ _ਸਨ ਕਿਉਂਕਿ (ਉਨ੍ਹਾਂ ਨੇ) ਲਹੂ _ਪੀਣਾ _ਸੀ। ਦੇਵੀ ਨੇ ਦੈਂਤਾਂ ਦੀਆਂ 


੧੬ ੬ ਸ੍ਰੀ _ਦਸਮ-ਗ੍ਰੰਥ _ਸਾਹਿਬ 


ਜੋਗਣੀਆ ਮਿਲਿ _ਧਾਈਆਂ ਲੋਹੂ _ਭਖਣਾ। ਸਭੇ _ਮਾਰਿ ਹਟਾਈਆ _ਫਉਜਾ _ਦਾਨਵਾ। 
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਨੌ। ਭੁਈ ਨ ਪਉਣੈ ਪਾਈਆਂ ਬੂੰਦਾ ਰਕਤ _ਦੀਆ। 
ਕਾਲੀ ਖੇਤ _ਖਪਾਈਆਂ ਸਭੈ _ਸੂਰਤਾ। ਬਹੁਤੀ ਸਿਰੀ ਵਿਹਾਈਆ _ਘੜੀਆ ਕਾਲ _ਦੀਆ। 
ਜਾਣੂ ਨ ਜਾਏ ਮਾਈਆ ਜੂਝੇ ਸੂਰਮੇ। ੪੩।” 


ਸੁੰਭ ਸੁਣੀ _ਕਰਹਾਲੀ ਸ੍ਰੋਣਤ ਬੀਜ _ਦੀ। ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਵਦੀ। 
ਬਹੁਤੇ ਬੀਰ ਜਟਲੀ ਉਠੇ ਆਖਿ ਕੈ। ਚੋਟਾਂ ਪਾਨ? ਤਬਾਲੀ ਜਾਸਨ ਜੁਧ ਨੌ। 

ਥਰ ਥਰ _ਪਿਰਥੀ ਹਾਲੀ ਦਲਾ _ਚੜੌਦਿਆਂ। ਨਾਉ ਜਿਵੈ ਹੈ ਹਾਲੀ ਸਹ ਦਰਿਆਉ ਵਿਚਿ। 
ਧੂੜਿ _ਉਤਾਹਾ ਘਾਲੀ _ਖੁਰੀ ਤਰੰਗਮਾਂ। ਜਾਣ ਪੁਾਕਰੂ ਚਾਲੀ ਧਰਤੀ ਇੰਦੂ _ਥੈ। ੪੪। 


ਤੇਗੀ 

ਘੁਮਨਿ ਘਾਇਲ ਸੂਰਮੇ _ਜਣੂ _ਮਕਤਬਿ _ਕਾਜੀ। 
ਇਕ ਬੀਰ _ਪਰੋਤੇ ਬਰਛੀਐ ਜਿਉ ਝੁਕਿ _ਪਉਨ _ਨਵਾਜੀ। 
ਇਕ ਦੇਵੀ ਸਉਹੈ ਖੁਣਸ ਕੇ ਖੁਣਸਾਇਨ ਤਾਜੀ। 
“ਇਕ _ਧਾਵਨਿ _ਜਾਪਨਿ ਸਾਮ੍ਹਣੇ ਜਿਉਂ“ ਭੁਖਿਆਏ ਪਾਜੀ। 
ਕਦੇ ਨ ਰਜੇ ਜੁਧ ਤੇ ਰਜਿ ਹੋਏ ਰਾਜੀ। ੪੫। 


ਬਜੇ _ਸੰਗਲੀਆਲੇ _ਸੰਘਰਿ ਡੋਹਰੇ। ਖੇਤ _ਡਹੇ ਜਟਾਲੇ _ਹਾਠਾ ਜੋੜਿਕੈ। 
ਨੇਜੇ _ਬੈਬਲਿਆਲੇ _ਦਿਸਿਨਿ _ਓਰੜੈ। ਚਲੇ ਜਾਣ _ਜਟਾਲੇ ਨ੍ਹਾਵਣੇ ਗੰਗ _ਦੇ। ੪੬। 


ਦੁਰਗਾ ਅਤੇ _ਦਾਨਵੀ ਸੂਲ ਹੋਈਆਂ ਕੰਗਾਂ। 

ਵਾਛੜ _ਘਤੀ _ਸੂਰਿਆਂ ਵਿਚ ਖੇਤ ਖਤੰਗਾਂ। 

ਧੂਹਿ _ਕ੍ਰਿਪਾਣਾਂਂ ਤਿਖੀਆਂ _ਬਢਿ _ਲਾਹਨਿ ਅੰਗਾਂ। 

ਪਹਿਲਾ _ਦਲਾ _ਮਿਲੰਦਿਆਂ” ਭੇੜ ਪਾਇਆ ਨਿਹੰਗਾਂ। ੪੭। 


ਓਰੜਿ _ਫਉਜਾ ਆਈਆਂ ਬੀਰ ਚੜੇ _ਕੰਧਾਰੀ। ਸੜਕਿ _ਮਿਆਨਹੁ' ਕਢੀਆ ਤਿਖੀਆ ਤਰਵਾਰੀ। 
ਕੜਕਿ ਉਠੇ ਰਣ ਮਚਿਆ ਵਡੇ ਹੰਕਾਰੀ। ਸਿਰ ਧੜ ਬਾਹਾਂ ਗਨਲੇ ਫੁਲ ਜੇਹੇ ਬਾੜੀ। 
ਜਣੂਕਰਿ ਕਟੇ ਬਾਢੀਆਂ ਰੁਖ _ਚੰਦਨਿ ਆਰੀ। ੪੮। 


ਇਸ ਤੋਂ ਅਗੇ ਆਰੰਭ ਸੂਚਕ ਇਹ _ਉਕਤੀ ਵੀ ਕਿਸੇ ਕਿਸੇ ਬੀੜ ਵਿਚ ਲਿਖੀ ਹੈ -- _'ਅਥ ਨਿਸੁੰਭ 
- ਪਾਇ” ੩. 'ਜਾਸਹ” ੪. 'ਦਿਲਾਵਰਾਂ” ੫. “ਧਾਵਨਿ ਜਾਪਨਿ ਸਾਮ੍ਹਣੇ ੬. 'ਵਾਹਨਿ ਤੇਗਾਂ” ੭. ਮਿਲਦੀ 
ਫਉਜੀ _ਸੂਰਿਆਂ` ੮. 'ਬਾਰੀਂ” ੯. 'ਵਢੇ' 


ਵਾਰ ਦੁਰਗਾ _ਕੀ ੧੬੬ 


ਫ਼ੌਜਾਂ ਮਾਰ _ਕੇ _ਹਟਾ ਦਿੱਤੀਆਂ _ਸਨ। (ਉਨ੍ਹਾਂ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾਂ 
ਦਸੀਆਂ _ਸਨ (ਕਿ ਕਾਲਕਾ _ਨੇ _ਰਕਤ-ਬੀਜ _ਦੇ) ਲਹੂ ___ਦੀਆਂ _ਬੂੰਦਾ _ਧਰਤੀ ਉਤੇ _ਪੈਣ 
ਹੀ ਨਹੀਂ ਦਿੱਤੀਆਂ। ਕਾਲਕਾ ਨੇ ਯੁੱਧ-ਭੂਮੀ ਵਿਚ _(ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) 
ਸੂਰਤਾਂ ਨਸ਼ਟ _ਕਰ _ਦਿੱਤੀਆਂ। ਬਹੁਤਿਆਂ _ਦੇ _ਸਿਰ _ਤੇ _ਕਾਲ _ਦੀ _ਘੜੀਆਂ _ਬੀਤੀਆਂ _ਸਨ। 


(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾਂ ਨੂੰ) ਮਾਂਵਾਂ ਨੇ ਜੰਮਿਆ ਹੀ ਨਹੀਂ 
ਸੀ।੪੩। 


ਸੁੰਭ _ਨੇ _ਰਕਤ-ਬੀਜ _ਦੀ ਮਾੜੀ ਖਬਰ _ਸੁਣੀ। (ਇਹ ਵੀ ਸੁਣਿਆ ਕਿ) ਰਣ- 
ਭੂਮੀ ਵਿਚ ਆਉਂਦੀ ਹੋਈ ਦੁਰਗਾ ਦੀ _ਝਾਲ ਕਿਸੇ ਨ ਝਲੀ। (ਉਦੋਂ ਹੀ) ਬਹੁਤ _ਜਟਾਧਾਰੀ 


ਯੁੱਧ ਨੂੰ _ਜਾਣਗੇ। _(ਰਾਖਸ਼ਾਂ ਦੇ) ਦਲਾਂ ਦੀ _ਚੜ੍ਹਤਲ ਨਾਲ _ਧਰਤੀ _ਥਰ-ਥਰ _ਕੰਬਣ 
ਲਗ ਗਈ ਜਿਵੇਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ। ਘੋੜਿਆਂ ਦੇ ਖੁਰਾਂ ਨੇ ਧੂੜ ਉਪਰ 
ਵਲ ਉਡਾ ਦਿੱਤੀ _ਮਾਨੋ ਧਰਤੀ ਪੁਕਾਰ _ਕਰਨ _ਲਈ _ ਇੰਦਰ _ਕੋਲ _ ਚਲੀ _ਹੋਵੇ।੪੪। 


ਹੋਏ ਸੂਰਮੇ (ਰਣ ਵਿਚ ਇਉਂ) ਘੁੰਮ ਰਹੇ ਸਨ ਮਾਨੋ ਮਦਰਸੇ _ਵਿਚ _ਕਾਜ਼ੀ _(ਕੁਰਾਨ 


ਘਰਮ 

ਸਨ) ਜਿਵੇਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ _ਹਨ। _ਇਕ (ਸੂਰਮੇ) ਕ੍ਰੋਧਵਾਨ 
ਕੇ _ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ __ ਜਾਂਦੇ ਸਨ, ਇਕ ਦੁਰਗਾ ਦੇ ਸਾਹਮਣੇ 
ਇਸ ਧਾ ਕੇ ਜਾਂਦੇ ਹਨ, ਜਿਵੇਂ ਭੁਖੇ ਪਾਜੀ ਹਨ। (ਉਹ ਯੋਧੇ) ਕਦੇ ਵੀ ਯੁੱਧ ਕਰਕੇ 
ਰਜਦੇ ਨਹੀਂ ਸਨ ਅਤੇ ਨ ਹੀ ਖੁਸ਼ ਹੁੰਦੇ ਸਨ।੪੫। 

ਵਾਲੇ ਦੂਹਰੇ __ ਨਗਾਰੇ _('ਸੰਘਰਿ”) ਵਜ ਰਹੇ _ਸਨ। _ਜਟਾਧਾਰੀ ਯੋਧੇ ਕਤਾਰਾਂ 

ਬੰਨ੍ਹ ਕੇ ਯੁੱਧ ਵਿਚ ਜੁਟ _ਗਏ _ਸਨ। ਫੁੰਮਣਾਂ ਵਾਲੇ ਨੇਜ਼ੇ (ਇਉਂ) ਉਲਰੇ ਹੋਏ ਦਿਸ ਰਹੇ 
ਸਨ ਮਾਨੋ ਸਾਧੂ ਲੋਕ _('ਜਟਾਲੇ”) _ਗੰਗਾ ਨਹਾਉਣ _ ਨੂੰ _ਚਲੇ _ਹੋਣ।੪੬। 

ਦੁਰਗਾ ਅਤੇ ਦੈਂਤਾਂ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ _ਸੂਲ 
ਵਾਂਗ _ਚੁੱਭਣ _ਲਗ _ਗਏ)। _ਸੂਰਮਿਆਂ ਨੇ _ਰਣ-ਭੂਮੀ _ਵਿਚ ਤੀਰਾਂ _(“ਖਤੰਗਾਂ”) _ਦੀ _ਵਾਛੜ 
ਲਗਾ _ਦਿੱਤੀ। _ਤਿਖੀਆਂ ਤਲਵਾਰਾਂ ਨੂੰ ਖਿਚ ਕੇ ਅੰਗਾਂ ਨੂੰ ਲਗਾਉਂਦੇ ਸਨ ਅਤੇ _ਵਢ ਦਿੰਦੇ 
ਸਨ। _ ਫ਼ੌਜਾਂ ਦੇ ਮਿਲਦਿਆਂ _ਹੀ ਪਹਿਲਾਂ ਭੇੜ _ਬਹੁਤ _ਦਲੇਰ ਯੋਧਿਆਂ _(“ਨਿਹੰਗਾਂ”) ਵਿਚ 
ਹੋਂ ਇਆ।੪੭। 

ਫ਼ੌਜਾਂ _ਉਲਰ _ਕੇ ਆ ਗਈਆਂ _ਸਨ ਅਤੇ __ ਵੀਰ ਯੋਧਿਆਂ ਨੇ ਕਤਾਰਾਂ ਬੰਨ੍ਹ ਕੇ 
ਚੜ੍ਹਾਈ ਕੀਤੀ _ਸੀ। _(ਉਨ੍ਹਾਂ ਨੇ) _ਸੜਕ _ ਸੜਕ _ ਕਰਦੀਆਂ _ਤਿਖੀਆਂ _ਤਲਵਾਰਾਂ _ਮਿਆਨਾਂ 
ਵਿਚੋਂ ਖਿਚ _ਲਈਆਂ। _ਵੱਡੇ ਹੰਕਾਰ ਵਾਲੇ __ ਸੂਰਮੇ _ਕੜਕ _ਉਠੇ ਅਤੇ _(ਘੋਰ) ਯੁੱਧ ਸ਼ੁਰੂ 
ਹੋ _ਗਿਆ। ਸਿਰ, ਧੜ ਅਤੇ ਬਾਂਹਵਾਂ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਂ 
ਬਗੀਚੀ _ਵਿਚ ਫੁਲ ਖਿੜੇ ਹੋਏ _ਹੋਣ। (ਜਾਂ) ਇੰਜ ਪੁਤੀਤ ਹੁੰਦਾ ਹੈ ਕਿ ਤ੍ਰਖਾਣਾਂ ਨੇ 
ਆਰੀਆਂ _ਨਾਲ _ਚੰਦਨ _ਦੇ _ਬ੍ਰਿਛ _ਕਟ-ਕਟ _ਕੇ _(ਸੁਟੇ _ਹੋਣ)।੪੮। 


੧੬੭ ਸ੍ਰੀ _ਦਸਮ-ਗ੍ਰੰਥ ਸਾਹਿਬ 


ਦੂਹਾਂ ਕੰਧਾਰਾ ਮੁਹਿ ਜੁੜੇ ਰਣਿ ਸਟ ਪਈ ਖਰਵਾਰ ਕਉ। 


ਸੋਹਨਿ _ਸੰਜਾ _ਬਾਗੜਾ _ਜਣੂ _ਲਗੇ ਫੁਲ ਅਨਾਰ _ਕਉ। 
ਗੁਸੇ ਆਈ ਕਾਲਿਕਾ ਹਥ ਸਜੇ ਲੈ _ਤਰਵਾਰ _ਕਉ।: 
ਏਦੂੰ ਪਾਰੋ _ਓਤ _ਪਾਰ _ਹਰਿਨਾਕਸਿਦ ਕਈ ਹਜ਼ਾਰ _ਕਉ। 


ਜਿਣਿ ਇਕੋ ਰਹੀ ਕੰਧਾਰ ਕਉ। ਸਦ ਰਹਮਤਿ ਤੇਰੇ ਵਾਰ ਕਉ। ੪੯। 


ਓਦੂਹਾ _ਕੰਧਾਰਾ ਮੁਹਿ ਜੁੜੇ ਸਟ ਪਈ ਜਮਧਾਣ _ਕਉ। 

ਤਦਿ ਖਿੰਗ ਨਿਸੁੰਭ ਨਚਾਇਆ _ਡਾਲਿ ਉਪਰ _ਬਰਗੁਸਤਾਣ ਕਉ। 
ਫੜੀ ਬਿਲੰਦ ਮੰਗਾਇਓਸੁ ਫਰਮਾਇਸ ਕਰਿ ਮੁਲਤਾਨ ਕਉ। 
“ਗੁਸੇ ਆਈ ਸਾਮ੍ਹਣੇ ਰਣ“ ਅੰਦਰ ਘਤਣ ਘਾਣ _ਕਉ। 

ਅਗੇ ਤੇਗ _ਵਗਾਈ _ਦੁਰਗਸਾਹ _“ਬਢਿ ਸੁੰਭਨ ਬਹੀਂ __ਪਲਾਣ _ਕਉ। 
”ਰੜਕੀ ਜਾਇ ਕੈ ਧਰਤ ਕਉ” ਬਢਿ ਪਾਖਰ _ਬਢਿ _ਕਿਕਾਣ ਕਉ। 
ਬੀਰ _ਪਲਾਣੋ ਡਿਗਿਆ ਕਰਿ ਸਿਜਦਾ ਸੁੰਭ _ਸੁਜਾਣ ਕਉ। 
ਸਾਬਾਸ _ਸਲੋਣੇ ਖਾਨ ਕਉ। _ਸਦ _ਸਾਬਾਸ ਤੇਰੇ ਤਾਣ ਕਉ। 
ਤਾਰੀਫਾ ਪਾਨ _ਚਬਾਣ _ਕਉ। ਸਦ _ਰਹਮਤ _ਕੈਫਾ ਖਾਣ ਕਉ”। 
ਸਦ _ਰਹਮਤ ਤੁਰੇ ਨਚਾਣ ਕਉ”।੫0। 


“ਦੁਰਗਾ ਅਤੇ _ਦਾਨਵੀ ਗਹਿ”! ਸੰਘਰ ਕਥੇ। 
ਓਰੜ ਉਠੇ” ਸੂਰਮੇ ਆਇ ਡਾਹੈ ਮਥੇ। 

ਕਟਿ _ਤੁੰਫੰਗੀ ਕੈਬਰੀ ਦਲ ਸਾਹਿਬ ਨਿਕਥੇ। 
ਵੇਖਣਿ ਜੰਗ _ਫਰੇਸਤੇ ਅਸਮਾਨਹੁੰ _ਲਥੇ। _੫੧। 


ਦੋਹਾਂ ਕੰਧਾਰਾ ਮੁਹ ਜੁੜੇ ਦਲ” ਘੁਰੇ ਨਗਾਰੇ। ਓਰੜਿ ਆਏ ਸੂਰਮੇ "ਤਸਿਰਦਾਰ ਰਣਿਆਰੇ”੨। 
ਲੈ ਲੈ ਤੇਗਾ ਥਰਛੀਆ ਹਥਿਆਰ ਉਭਾਰੇ। _ਟੋਪ ਪਟੇਲਾ ਪਾਖਰਾ ਗਲਿ ਸੰਜ ਸਵਾਰੇ। 

'ਲੈ ਕੇ ਬਰਛੀ ਦੁਰਗਸਾਹ”? ਬਹੁ ਦਾਨਵ ਮਾਰੇ। ਚੜੇ ਰਥੀ ਗਜ ਘੋੜਿਈ ਮਾਰਿ ਭੁਇ ਤੇ ਡਾਰੇ। 
ਜਣੂ ਹਲਵਾਈ _ਸੀਖ _ਨਾਲ _ਬਿੰਨ੍ਹ ਵੜੇ _ਉਤਾਰੇ। _੫੨। 

੧. 'ਤਣਿ ਤਣਿ” ੨. ਇਹ ਤੁਕ ਕਈਆਂ ਬੀੜਾਂ ਵਿਚ ਇਸ ਸਥਾਨ ਤੋਂ` ਦੋ ਤੁਕਾਂ ਪਹਿਲਾਂ ਲਿਖੀ ਹੈ। ਕੁਝ ਪਾਠਾਂਤਰ 
ਵੀ ਹੈ - 'ਗੁਸੇ ਆਈ ਕਾਲਿਕਾ ਹਥਿ ਸਜੇ ਲੈ ਤਰਵਾਰ ਕਉ” ੩. “ਹਣਿਰਾਕਸ” ੪. 'ਓਰੜਿ _ਫਉਜਾਂ ਆਈਆਂ 
ਰਣਿ ਚੋਟ” ੫. 'ਜੁੰਮੈ ਸਉਹੈਂ ਕਾਲਿਕਾ ਖੇਤ” ੬. 'ਵਢਿ ਵਹੀ ਨਿਸੁੰਭ` ੭. “ਉਹ ਠਹਕੀ ਧਰਤੀ ਜਾਇ ਕੈ” ੮. ਕੁਝ 
ਬੀੜਾਂ ਵਿਚ ਇਹ ਅੰਤ ਸੂਚਕ ਅਤੇ ਅਗਲੇ ਅਧਿਆਇ ਦੀ ਆਰੰਭ ਸੂਚਕ ਉਕਤੀ ਲਿਖੀ ਮਿਲਦੀ ਹੈ ੯. ਇਹ 
ਪੰਕਤੀ ਕਈਆਂ ਬੀੜਾਂ ਵਿਚ ਤਿੰਨ ਪੰਕਤੀਆਂ ਪਹਿਲਾਂ ਲਿਖੀ ਹੈ ੧0. 'ਦੇਵੀ ਦਾਨੋ ਰਣਿ ਡਹੈ ਰੋਹਿ” ੧੧. “ਆਏ” 
੧੨. 'ਦੋਹਾਂ ਕੰਧਾਰਾ ਮੁਹ ਜੁੜੇ ਦਲ” ੧੩. “ਰਣ ਕਾਰਣਿਆਰੇ” ੧੪. “ਬਰਛੀ ਲੈ ਕੇ ਦੁਰਗਸਾਹ” 


ਵਾਰ ਦੁਰਗਾ ਕੀ ੧੬੭ 


ਜਦੋਂ ਵੱਡੇ ਨਗਾਰੇ __('ਖਰਵਾਰ”) ਉਤੇ ਸੌਂਟ ਪਈ _ਤਾ ਦੋਹਾਂ ਪਾਸਿਆਂ ਦੀਆਂ ਸੈਨਿਕ) 
ਟੁਕੜੀਆਂ __ਆਹਮੋ ਸਾਹਮਣੇ ਹੋ _ਗਈਆਂ। __ ਦੁਰਗਾ ਨੇ __ਤਕ _ਤਕ _ਕੇ _ਚੰਗਿਆਂ ਸੂਰਮਿਆਂ 
ਨੂੰ ਤੀਰ ਮਾਰੇ। ਪੈਦਲਾਂ ਨੂੰ ਮਾਰਿਆ ਅਤੇ _ਹਾਥੀਆਂ ਅਤੇ _ਰਥਾਂ ਸਮੇਤ (ਉਨ੍ਹਾਂ ਦੇ) ਸਵਾਰਾਂ 
ਨੂੰ _ਮਾਰਿਆ। (ਸੂਰਮਿਆਂ ਦੇ) _ਕਵਚਾਂ _ਵਿਚ _(ਤੀਰਾਂ ਦੀਆਂ) _ਬਾਗੜਾਂ ਇਉਂ ਸ਼ੋਭ _ਰਹੀਆਂ 
ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ _ਹੋਣ। ਸਜੇ ਹੱਥ _ਵਿਚ ਤਲਵਾਰ ਲੈ ਕੇ 
ਕਾਲਕਾ ਗੁੱਸੇ ਵਿਚ _ਆਈ। _(ਦੈੱਤ ਫ਼ੌਜ ਦੇ) ਇਕ ਪਾਸਿਓਂ ਦੂਜੇ __ਪਾਸੇ ਵਲ (ਨਿਕਲਦੀ 
ਗਈ _ ਅਤੇ) _ਹਰਨਾਕਸ਼ ਵਰਗੇ ਕਈ ਹਜ਼ਾਰਾਂ _ਰਾਖਸ਼ਾਂ ਨੂੰ ਨਸ਼ਟ _ਕਰ __ਦਿੱਤਾ। _ਇਕਲਿਆਂ 


ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ। (ਦੇਵੀ ਦੇ) ਵਾਰ _ ਨੂੰ ਸਦਾ ਸ਼ਾਬਾਸ਼ ਹੈ 


(ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ _ਹੈ)।੪੯। 


(ਜਦੋਂ _ਨਗਾਰੇ _ਉਤੇ _ਸਟ _ਵਜੀ ਤਦੋਂ) _ਦੋਹਾਂ (ਪਾਸਿਆਂ _ਦੀਆਂ) ਫੌਜਾਂ ਆਹਮਣੇ 
ਸਾਹਮਣੇ _ਹੋ__ਗਈਆਂ। _ਤਦੋਂ __ਨਿਸ਼ੁੰਭ _ਨੇ _(ਆਪਣੇ) ਨੁਕਰੇ _ਘੋੜੇ _ਉਤੇ ਲੋਹੇ _ਦਾ _ਝੁਲ 
(“ਬਰਗਸਤਾਣ”) ਪਾ ਕੇ _ਨਚਾਇਆ। ਚੌੜੀ _ਫਟੀ _ਵਾਲੀ ਵੱਡੀ ਕਮਾਨ (ਉਸ ਨੇ) ਹੱਥ 
ਵਿਚ ਪਕੜ _ਲਈ (ਜੋ ਉਸ ਨੇ) ਉਚੇਚੀ _ਫੁਰਮਾਇਸ਼ ਕਰ _ਕੇ ਮੁਲਤਾਨ ਤੋਂ ਮੰਗਵਾਈ 
ਸੀ। _(ਉਧਰੋਂ) ਗੁੱਸੇ _ਨਾਲ _ਭਰੀ _ਹੋਈ (ਦੁਰਗਾ) ਰਣ ਵਿਚ _ਘਮਸਾਨ _ਮਚਾਉਣ ਲਈ 
(ਰਾਖਸ਼ _ਦੇ) ਸਾਹਮਣੇ ਆ _ਗਈ। ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ 
ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ 
ਫਿਰ) ਪਾਖਰ _(ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ 
ਧਰਤੀ ਵਿਚ ਜਾ _ਵਜੀ। _ਵੀਰ-ਯੋਧਾ _(ਨਿਸੁੰਭ) ਕਾਠੀ ਤੋਂ _(ਇਸ ਨੂੰ) ਡਿਗਿਆ 

ਸ਼ੁੰਭ _ ਨੂੰ ਸਿਜਦਾ ਕਰਦਾ _ਹੋਵੇ। _(ਕਾਵਿ-ਨਿਆਂ _ਅਧੀਨ _ਕਵੀ _ਨੇ ਦੈਂਤ 
ਹੈ ਖਾਨ ਦਾ 

ਚਬਾਉਣਾ 

ਘੋੜਾ 


ਵਾਲਾ”), _ ਤੇਰੇ _ਤ੍ਰਾਣ ਨੂੰ ਵੀ 
ਵੀ ਸ਼ਲਾਘਾ ਯੋਗ ਹੈ, ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ 
ਨੂੰ ਵੀ ਸ਼ਾਬਾਸ਼ _ਹੈ।੫0। 
ਦੁਰਗਾ ਅਤੇ ਦੈੱਤਾਂ ਦਾ _ਯੁੱਧ-ਭੂਮੀ ਨੂੰ _ਗਾਂਹਦਿਆਂ _ਫਿਰਨਾ _ਕਥਨ-ਯੋਗ ਹੈ (ਸ਼ਲਾਘਾ 
ਯੋਗ _ਹੈ)। ਸੂਰਮਿਆਂ ਨੇ _ਉਲਰ _ਕੇ ਲੜਨ _ਲਈ ਮੱਥੇ ਆਣ ਡਾਹੇ _ਹਨ। (ਇਹ _ਸ਼ੂਰਵੀਰ) 
ਬੰਦੂਕਾਂ ਅਤੇ _ਬਾਣਾਂ ('ਕੈਬਰੀ”) ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ _ਹਨ। 
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ` (ਹੇਠਾਂ ਉਤਰ ਆਏ 
ਹਨ)।੫੧। 
ਨਗਾਰਿਆਂ _ਦੇ _ਗੂੰਜਣ ਨਾਲ _ਦੋਹਾਂ _ਦਲਾਂ ਦੀਆਂ _ਕਤਾਰਾਂ ਆਹਮੋ _ਸਾਹਮਣੇ _ ਹੋਂ 
ਗਈਆਂ। _ਵੱਡੇ ਵੱਡੇ ਜੁਝਾਰੂ _ਸੈਨਾ-ਨਾਇਕ _ਉਲਰ ਕੇ (ਯੁੱਧ ਵਿਚ) ਆ _ਗਏ। (ਉਨ੍ਹਾਂ ` ਨੇ) 
ਤਲਵਾਰਾਂ _ਅਤੇ _ਬਰਛੀਆਂ ਆਦਿ _ਹਥਿਆਰਾਂ ਨੂੰ ਉਲਾਰ ਲਿਆ _ਸੀ। ਅਤੇ __ (ਸਿਰਾਂ ਉਤੇ) 
ਟੋਪ, (ਮੁੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ __ ਗਲ ਵਿਚ ਕਵਚ ਪਾਏ ਹੋਏ _ਸਨ। 
ਦੁਰਗਾ ਨੇ _ਬਰਫਛੀ _ਲੈ _ਬਹੁਤ ਸਾਰੇ ਦੈਂਤ ਮਾਰ _ਦਿੱਤੇ _ਸਨ। _ਰਥਾਂ, ਹਾਥੀਆਂ ਅਤੇ ਘੋੜਿਆਂ 
ਦਿੱਤਾ ਸੀ। (ਇੰਜ ਪੁਤੀਤ ਹੁੰਦਾ 
ਲਾਹੇ 


ਮਾਰ ਕੇ ਸੁੱਟ 
ਸੀ) ਮਾਨੋ ਹਲਵਾਈ ਨੇ _ਸੀਖ _ਨਾਲ ਵਿੰਨ੍ਹ ਕੇ ਵੜੇ ਹੋਣ।੫੨। 


੧੬੮ ਸ੍ਰੀ _ਦਸਮ-ਗ੍ਰੰਥ _ਸਾਹਿਬ 


'ਦੂਹਾ _ਕੰਧਾਰਾ ਮੁਹਿ ਜੁੜੇ ਨਾਲ _ਧਉਸਾ _ਭਾਰੀ"। 
ਲਈ ਭਗਉਤੀ ਦੁਰਗਸਾਹਿ ਵਰ _ਜਾਗਣਿ ਭਾਰੀ। 
ਲਾਈ ਰਾਜੇ ਸੁੰਭ ਨੋ ਰਤ ਪੀਐ ਪਿਆਰੀ। 
ਸੁੰਭ ਪਾਲਾਣੋ” ਡਿਗਿਆ ਉਪਮਾ _ਵੀਚਾਰੀ। 
ਡੁਬਿ ਰਤੁ _ਨਾਲਹੁ ਨਿਕਲੀ ਬਰਛੀ ਦੋ _ਧਾਰੀ। 
ਜਾਣੂ _ਰਜਾਦੀ ਉਤੀ ਪੈਨ੍ਹਿ ਸੂਹੀ ਸਾਰ੍ਹੀ। ੫੩।੨ 


ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀਂ। 
ਸਸਤੂ _ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀਂ। 
ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ। 

ਫਉਜਾ _ਰਾਕਸ ਆਰੀਆਂ ਵੇਖ _ਰੋਵਨਿ ਧਾਹੀਂ। 
ਮੁਹਿ“ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀਂ। 

ਭਜਦੇ ਹੋਇ ਮਾਰੀਅਨ£ ਮੁੜਿ _ਝਾਕਨਿ ਨਾਹੀਂ। ੫੪। 


ਸੁੰਭ ਨਿਸੁੰਭ ਪਠਾਇਆ ਜਮ_ਦੇ ਧਾਮ ਨੌ। 
ਇੰਦੂ ਸਦਿ ਬੁਲਾਇਆ?” ਰਾਜ _ਅਭਿਖੇਖ ਨੌ। 
ਸਿਰ ਪਰ ਛਤਰ ਫਿਰਾਇਆ ਰਾਜੇ ਇੰਦੂ ਦੇ। 
ਚਉਦੀ ਲੋਕੀ ਛਾਇਆ ਜਸੁ _ਜਗਮਾਤ ਦਾ। 
ਦੁਰਗਾ ਪਾਠ ਬਣਾਇਆ ਸਭੇ _ਪਉੜੀਆ। 
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫। 


/ਏਤ ਡੀ ਦਰਗਾ ਕੀ ਵਾਰ %ਆ੫ਤੰ ਸਤੁ ਲਭਮ ਸਤ? 


੧. ਭੇੜ ਮਚਿਆ ਕਲਿ _ਉਮਲੀ ਸੂਲ _ਧਗ _ਉਭਾਰੀ” ੨. _'ਪਲਾਣਹੁੰ” ੩. ਕੁਝ ਬੀੜਾਂ ਵਿਚ ਇਸ ਤੋਂ ਬਾਦ 
ਅਧਿਆਇ ਅੰਤ ਦੀ _ਉਕਤੀ ਲਿਖੀ ਹੈ 1 “ਇਤਿ ਰਾਜਾ _ਸੁੰਭ ਦੁਰਗਾ ਕੇ ਹਥ ਤੇ ਜੁਝਿਆ” ੪. 'ਆਲੀਆਂ 
੫. 'ਮੁਹੀਂ” ੬. 'ਜਾਂਦੇ` ੭. 'ਮੰਗਾਇਆ” ੮. ਇਹ ਅੰਤ ਸੂਚਕ ਉਕਤੀ ਬਹੁਤੀਆਂ ਬੀੜਾਂ ਵਿਚ ਨਹੀਂ ਲਿਖੀ ਹੋਈ 


ਵਾਰ ਦੁਰਗਾ _ਕੀ ੧੬੮ 


ਭਾਰੀ _ਨਗਾਰੇ _ਦੇ _ਵਜਣ _ ਨਾਲ _ ਦੋਹਾਂ _ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ 
ਹੋਈਆਂ। _ਦੁਰਗਾ _ਨੇ _ਹੱਥ _ਵਿਚ _ਬਰਛੀ (ਭਗਉਤੀ) ਲੈ ਲਈ ਜੋ _ਦਗਦੀ ਹੋਈ ਅਗਨੀ 
“ਵਰਜਾਗਨਿ” ਦੇ ਸਮਾਨ ਚਮਕਦੀ _ਸੀ। (ਉਹ) ਬਰਛੀ (ਦੇਵੀ ਨੇ) ਰਾਜੇ _ ਸ਼ੁੰਭ ਮਾਰ 
ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ। ਸ਼ੁੰਭ _ਕਾਠੀ ਤੋਂ _ਡਿਗ ਪਿਆ, 
(ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ (ਕਿ ਜੋ) ਦੋ ਧਾਰੀ 
ਨਾਲ _ਲਿਬੜ _ਕੇ ਬਾਹਰ ਨਿਕਲੀ ਹੈ, _(ਉਹ) ਮਾਨੋ __ਰਾਜ-ਕੁਮਾਰੀ (' ਨ 
ਦੀ ਸਾੜ੍ਹੀ ਪਾ ਕੇ (ਮਹੱਲ _ਤੋਂ) _ਉਤਰੀ _ਹੋਵੇ।੫੩। 

ਦੁਰਗਾ _ਅਤੇ ਦੈਂਤਾਂ ਦਾ _ਤੜਕਸਾਰ _ਯੁੱਧ ਸ਼ੁਰੂ _ਹੋਇਆ। _ਦੁਰਗਾ ਨੇ _ਸਾਰਿਆਂ ਹੱਥਾਂ 
ਸੁਟਿਆ। ਅਸਮਰਥ ਦੈੱਤ ਫ਼ੌਜਾਂ (ਹਾਰ ਨੂੰ) ਵੇਖ ਕੇ _ਧਾਹਾਂ (ਮਾਰ ਕੇ) ਰੋ ਰਹੇ ਸਨ। (ਬਹੁਤੇ 
ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ _ ਘੋੜਿਆਂ ਨੂੰ ਰਾਹ ਵਿਚ ਹੀ ਛਡ 
(ਦੇਵੀ ਦੇ ਸਾਹਮਣੇ ਆਪਣੀ _ਅਸਮਰਥਾ _ਪੁਗਟ _ ਕਰਨ _ਲਗੇ)। _ਭਜਦੇ _ ਜਾਂਦੇ 
(ਦੇਵੀ ਦੁਆਰਾ ਮਾਰੇ _ਜਾ ਰਹੇ ਸਨ, _(ਪਰ _ਉਹ) ਪਿਛੇ ਮੁੜ _ਕੇ ਝਾਕਦੇ 
ਸਨ।੫8। 

(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ 
ਤਿਲਕ _(ਅਭਿਖੇਖ”) ਦੇਣ ਲਈ _ਸਦ _ਲਿਆ। ਰਾਜੇ ਇੰਦਰ ਦੇ ਸਿਰ ਉਤੇ ਛਤੁ 
ਦਿੱਤਾ। (ਇਸ _ਤਰ੍ਹਾਂ)) ਚੌਦਾਂ ਲੋਕਾਂ ਵਿਚ _ਜਗਤ-ਮਾਤਾ (ਦੁਰਗਾ) ਦਾ _ਯਲ 
ਦੁਰਗਾ _(ਸਪਤਸ਼ਤੀ) ਦਾ _ਪਾਠ _(ਇਸ _ਵਾਰ ਦੀਆਂ) ਸਾਰੀਆਂ ਪਉੜੀਆਂ _ਵਿਚ 
ਹੈ। ਜੋ ਇਸ (ਪਾਠ) ਨੂੰ ਗਾਏਗਾ _(ਉਹ) ਫਿਰ _ਆਵਾਗਵਣ _ਦੇ _ਚਕਰਾਂ _ਵਿਚ 
ਪਏੰਗਾ।੫੫। 

/ਟਥੋ ਡੀ ਦਰਗਾ ਦੀਵਾਨ ਦੀ ਜੜ ਸਪਤ ਸਭ ਲਭ ਹੀ/ 


ਗਿਆਨ ਪ੍ਰਬੋਧ 

56 ੱਤਗੁਰ _ਪੁਸ਼7/ਏ/ 

ਡੀ ਭਗਤੀ ਲੀ ਸ਼ਹਹੱਏ/' 

ਅਥ ਗਿਆਨ ਪ੍ਰਬੋਧ ਗ੍ਰੰਥ _ਲਿਖ੍ਯਤੇ। 
ਪਾਤਿਸਾਹੀ ੧0 

ਭੁਜੰਗ ਪੁਯਤ _ਛੱਟ/ ਤੂਪੁਸ਼ਾਦ 
ਨਮੋ ਨਾਥ ਪੂਰੇ ਸਦਾ ਸਿਧ _ਕਰਮੰ। ਅਛੇਦੀ ਅਭੇਂਦੀ ਸਦਾ ਏਕ _ਧਰਮੰ। 
ਕਲੰਕ ਬਿਨਾ ਨਿਹਕਲੰਕੀ ਸਰੂਪੇ। ਅਛੇਦੇ ਅਭੇਦੇ ਅਖੇਦੇ ਅਨੂਪੇ। _੧। 


ਨਮੋ ਲੋਕ ਲੋਕੇਸੂਰੈ ਲੋਕ ਨਾਥੇ। _ਸਦੈਵੈ ਸਦਾ ਸਰਬ ਸਾਥ _ਅਨਾਥੇ। 
ਨੋਮ ਏਕ ਰੂਪੰ ਅਨੇਕ ਸਰੂਪੇ। ਸਦਾ ਸਰਬ ਸਾਹੈ ਸਦਾ ਸਰਬ ਭੂਪੇ। ੨। 
ਅਛੇਦੇ ਅਭੇਦ _ਅਨਾਮੰ _ਅਠਾਮੰ। ਸਦਾ _ਸਰਬਦਾ _ਸਿਧਦਾ ਬੁਧਿ _ਧਾਮੰ। 
ਅਜੇਤ੍ਰੰ ਅਮੰਤੂੰ _ਅਕੰਤੂੰ _ਅਭਰੰਮੰ। _ਅਖੇਦੇ _ਅਭੇਦੇ _ਅਛੇਦੇ ਅਕਰਮੌ। _੩। 


ਅਗਾਧੇ _ਅਬਾਧੇ _ਅਗੰਤੰ _ਅਨੰਤੰ। _ਅਲੇਖੰ _ਅਭੇਖੰ _ਅਭੂਤੰ _ਅਗੰਤੰ। 
ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ। ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ। ੪। 


ਅਭੂਤੰ _ਅਭੰਗੰ _ਅਭਿਖੰ _ਭਵਾਨੰ। ਪਰੇਯੰ _ਪੁਨੀਤੰ ਪਵਿਤੂੰ _ਪ੍ਰਧਾਨੰ। 
ਅਗੈਜੇ _ਅਭਜੇ _ਅਕਾਮੰ _ਅਕਰਮੰ। _ਅਨੰਤੇ _ਬਿਅੰਤੇ ਅਭੂਮੇ _ਅਭਰਮੰ। _੫। 


ਨਹੀ ਜਾਨ ਜਾਈ ਕਛੂ ਰੂਪ ਰੇਖੰ। ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ। 
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ। ਕਹਾ ਮੈ ਬਖਾਨੋ ਕਹੈ ਮੈ ਨ ਆਵੈ। ੬। 


੧. ਇਸ ਮਾਂਗਲਿਕ _ਉਕਤੀ ਵਿਚ ਕਿਤੇ ਕਿਤੇ ਅੰਤਰ ਹੈ, ਜਿਵੇਂ ਸ੍ਰੀ ਅਕਾਲ ਪੁਰਖ _ਤਵ ਪ੍ਰਤਾਪ`, “ਅਕਾਲ 
ਪੁਰਖ _ ਤੇਰੀ ਸਰਣਿ” ਆਦਿ 


ਗਿਆਨ ਪ੍ਰਬੋਧ 


56 ` ਸੱਤਗੁਰ _ਪੁਸ਼/ਟ 
ਨੀ ਭਗਉਤੀ ਜੀ ਸ਼ਹ/ਇ 
ਹਣ #ਨਆਨ ਪੁਲ _ਹੁੱਠ _/ਲੋਥਦੇ ਹਾਂ 
ਪਾਤਸ਼ਾਹੀ _੧0 
ਭੁਲ਼ੰਗ &ਯਾਤ ਛੰਦ/ ਤਲੀ #੍ਰ੍‌ਆ ਨਾਲ਼ 

ਹੇ ਪੂਰੇ ਨਾਥ _! (ਤੈਨੂੰ) ਨਮਸਕਾਰ ਹੈ। (ਤੂੰ) ਸਦਾ _ਕਰਮਾਂ ਨੂੰ ਸਿੱਧ ਕਰਨ ਵਾਲ 
ਹੈਂ; _ਅਛੇਦ (ਨ _ਛੇਦਿਆ ਜਾ ਸਕਣ ਵਾਲਾ), ਅਭੇਦ (ਨ ਵਿੰਨ੍ਹਿਆ ਜਾ _ਸਕਣ _ਵਾਲਾ) 
ਅਤੇ _ਸਦਾ _ਇਕ _ਧਰਮ _ (ਸੁਭਾ) ਵਾਲਾ ਹੈਂ; ਕਲੰਕ ਤੋਂ ਬਿਨਾ _ਨਿਸ਼ਕਲੰਕ _ਸਰੂਪ _ਵਾਲਾ 
ਹੈਂ; _ਅਛੇਦ, _ਅਭੇਦ, _ਅਖੇਦ _(ਖੇਦ-ਰਹਿਤ) _ਅਤੇ _ਅਨੂਪ _ਹੈੱ੧। 

ਹੇ ਸਾਰੇ ਲੋਕਾਂ ਦੇ ਸੁਆਮੀ ਅਤੇ _ਲੋਕ-ਨਾਥ! (ਤੈਨੂੰ) ਨਮਸਕਾਰ _ਹੈ। (ਤੂੰ) ਸਦਾ 
ਸਭ _ਦਾ ਸਾਥੀ ਅਤੇ ਸੁਆਮੀ ਤੋ ਬਿਨਾ ਹੈਂ। (ਤੂੰ) ਇਕ ਰੂਪ ਵਾਲਾ ਹੁੰਦਾ ਹੋਇਆ ਵੀ 
ਅਨੇਕ _ਸਰੂਪਾਂ ਵਾਲਾ ਹੈਂ; (ਤੈਨੂੰ) ਨਮਸਕਾਰ ਹੈ। (ਤੂੰ) ਸਦਾ ਸਭਦਾ ਬਾਦਸ਼ਾਹ ਅਤੇ ਹਮੇਸ਼ਾ 
ਸਭ _ਦਾ ਰਾਜਾ _ਹੈਂ।੨। (ਤੂੰ) ਅਛੇਦ, ਅਭੇਦ, _ਅਨਾਮ _(ਨਾਮ-ਰਹਿਤ) _ਅਤੇ _ਅਠਾਮ _(ਸਥਾਨ- 
ਰਹਿਤ) ਹੈਂ, ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦਾ _ਘਰ 
ਹੈਂ; ਜੰਤਰ ਤੋ' ਰਹਿਤ, ਮੰਤਰ ਤੋਂ ਮੁਕਤ, ਕ੍ਰਿਆ ਤੋਂ ਪਰੇ ਅਤੇ ਭਰਮ ਤੋਂ ਉਚਾ ਹੈਂ; ਅਖੇਦ, 
ਅਭੇਦ, _ਅਛੇਦ, ਅਤੇ _ਅਕਰਮ _ (ਕਰਮਾਂ ਤੋਂ ਬਿਨਾ) ਹੈਂ।੩। 

(ਤੂੰ) ਅਗਾਧ (ਜਿਸ ਦੀ ਥਾਹ ਨ ਪਾਈ ਜਾ ਸਕੇ), ਅਬਾਧ (ਜੋ _ਪਕੜਿਆ ਨ 
ਜਾ ਸਕੇ), _ਅਗੰਤ (ਜੋ __ਗਮਨ ਨਹੀਂ ਕਰਦਾ) ਅਤੇ ਅਨੰਤ (ਅੰਤ ਤੋ ਰਹਿਤ) ਹੈਂ? _ਅਲੇਖ 
(ਜੋ ਲਿਖਿਆ ਅਥਵਾ ਲਖਿਆ ਨਹੀਂ ਜਾ ਸਕਦਾ), _ਅਭੇਖ _(ਭੇਖ ਤੋਂ ਰਹਿਤ), _ਅਭੂਤ (ਪੰਜ 
ਭੂਤਾਂ ਤੋਂ ਪਰੇ) ਅਤੇ ਅਗੰਤ ਹੈ; (ਤੇਰਾ) ਨ ਰੰਗ ਹੈ, ਨ ਰੂਪ, ਨ ਜਾਤਿ ਹੈ, ਨ ਪਾਤਿ, 
ਨ ਸ਼ਤਰੂ ਹੈ, ਨ ਮਿਤਰ ਹੈ, ਨ ਪੁੱਤਰ ਹੈ ਅਤੇ ਨ ਮਾਤਾ ਹੈ। _੪। 

(ਤੂੰ) ਅਭੂਤ, _ਅਭੰਗ _( ਨ _ਭੰਨਿਆ ਜਾ ਸਕਣ ਵਾਲਾ), _ਅਭਿਖ _(ਭਵਿਖਤ ਕਾਲ 
ਜਾਂ _ਭਿਖਿਆ ਤੋਂ ਰਹਿਤ ) ਅਤੇ ਸਭ ਥਾਂ ਆਪ ਹੀ ਵਰਤਮਾਨ ਹੈਂ; (ਤੂੰ) ਸਭ ਤੋਂ ਪਰੇ, 
ਸਵੱਛ, ਪਵਿੱਤਰ ਅਤੇ _ਸਰਬ-ਪੁਮੁਖ ਹੈਂ; _ਅਗੰਜ (ਜਿਸ _ਦਾ ਨਾਸ਼ ਨ ਹੋਵੇ), ਅਭੰਜ (ਜੋ 
ਭੰਨਿਆ ਨ ਜਾਂ ਸਕੇ), ਅਕਾਮ (ਕਾਮਨਾ ਰਹਿਤ) ਅਤੇ ਅਕਰਮ (ਕਰਮਾਂ ਤੋਂ ਮੁਕਤ) ਹੈ? 
ਅਨੰਤ, ਬੇਅੰਤ, _ਅਭੂਮ _(ਧਰਤੀ _ਤੋਂ ਪਰੇ) _ਅਤੇ _ਅਭਰਮ _(ਭਰਮਾਂ ਤੋਂ ਰਹਿਤ) _ਹੈੱ।੫। 

ਅਤੇ ਆਕਾਰ ਜਾਣਿਆ ਨਹੀਂ ਜਾ ਸਕਦਾ, (ਨ ਇਹ 
ਦਾ ਵਾਸ ਕਿਥੇ ਹੈ ਅਤੇ ਕਿਹੜੇ ਭੇਸ ਵਿਚ ਫਿਰ ਰਿਹਾ 

ਕਰ ਕੇ ਜਾਣਿਆ ਜਾਂਦਾ ਹੈ। ਮੈਂ _(ਉਸ ਦਾ) ਕੀ ਬਖਾਨ 
ਵਿਚ _ ਨਹੀਂ _ਆਉਂਦਾ।੬। 


੧੭0 


ਸੀ _ਦਸਮ-ਗ੍ਰੰਥ _ਸਾਹਿਬ 


ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ। _ਅਛੇਦੀ ਅਭੇਦੀ ਅਰੂਪੀ ਮਹਾਨੈ। 
ਅਸਾਧੇ ਅਗਾਧੇ ਅਗੰਜੂਲ ਗਨੀਮੇ। _ਅਰੰਜੁਲ ਅਰਾਧੇ _ਰਹਾਕੁਲ ਰਹੀਮੇ। 


ਸਦਾ _ਸਰਬਦਾ _ਸਿਧਦਾ ਬੁਧਿ _ਦਾਤਾ। ਨਮੋ ਲੋਕ _ਲੋਕੇਸ੍ਹਰੈ ਲੋਕ _ਗ੍ਯਾਤਾ। 
ਅਛੇਦੀ ਅਭੈ ਆਦਿ ਰੂਪ" ਅਨੰਤੰ। _ਅਛੇਦੀ ਅਛੈ ਆਦਿ ਅਦੂੈ ਦੁਰੰਤੰ। ੮। 


ਨਰਾਜ ਛੱਦ 
ਅਨੰਤ ਆਦਿ ਦੇਵ ਹੈ। ਬਿਅੰਤ ਭਰਮ ਭੇਵ ਹੈ। 
ਅਗਾਧਿ ਬਿਆਧਿ ਨਾਸ ਹੈ। ਸਦੈਵ ਸਰਬ ਪਾਸ ਹੈ। ੧। ੯। 
ਬਚਿਤ੍ਰ ਚਿਤ੍ਰ ਚਾਪ ਹੈ। ਅਖੰਡ ਦੁਸਟ ਖਾਪ ਹੈ। 
ਅਭੇਦ ਆਦਿ ਕਾਲ ਹੈ। ਸਦੈਵ ਸਰਬ ਪਾਲ _ਹੈ। ੨। ੧0। 


ਅਖੰਡ ਚੰਡ ਰੂਪ ਹੈ। ਪ੍ਰਚੰਡ ਸਰਬ ਸੂਪ ਹੈ। 

ਕਾਲ ਹੂੰ ਕੇ ਕਾਲ ਹੈ। ਸਦੈਵ ਰਛਪਾਲ ਹੈ। ੩। ੧੧। 
ਕ੍ਰਿਪਾਲ ਦਿਆਲ ਰੂਪ ਹੈ। _ਸਦੈਵ ਸਰਬ ਭੂਪ ਹੈ। 

ਅਨੰਤ ਸਰਬ ਆਸ ਹੈ। ਪਰੇਵ ਪਰਮ ਪਾਸ ਹੈ। ੪। ੧੨। 
ਅਦ੍ਰਿਸਟ ਅੰਤੁ ਧਿਆਨ ਹੈ। _ਸਦੈਵ ਸਰਬ ਮਾਨ ਹੈ। 
ਕ੍ਰਿਪਾਲ ਕਾਲ ਹੀਨ ਹੈ। ਸਦੈਵ ਸਾਧ ਅਧੀਨ ਹੈ। _੫। ੧੩। 


ਭਜਸ ਤੁਯੋ। _ਭਜਸ ਤੁਯੋ। ਰਹਾਉ। 

ਅਗਾਧਿ _ਬਿਆਧਿ _ਨਾਸਨੰ। _ਪਰੇਯੋ _ਪਰਮ _ਉਪਾਸਨੰ। 
ਤ੍ਰਿਕਾਲ ਲੋਕ ਮਾਨ ਹੈ। ਸਦੈਵ ਪੁਰਖ ਪਰਧਾਨ ਹੈ। _੬। ੧੪ 
ਤਥਸ ਤੁਯੋ। _ਤਥਸ ਤੁਯੋ। ਰਹਾਉ। 

ਕ੍ਰਿਪਾਲ ਦਿਆਲ ਕਰਮ ਹੈ। ਅਗੰਜ ਭੰਜ ਭਰਮ ਹੈ। 
ਤ੍ਰਿਕਾਲ ਲੋਕ ਪਾਲ ਹੈ। ਸਦੈਵ ਸਰਬ ਦਿਆਲ ਹੈ। _੭। ੧੫। 
ਜਪਸ ਤੁਯੰ। _ਜਪਸ ਤੁਯੰ। ਰਹਾਉ। 

ਮਹਾਨ ਮੋਨ ਮਾਨ ਹੈ। _ਪਰੇਵ ਪਰਮ ਪ੍ਰਧਾਨ ਹੈ। 

ਪੁਰਾਨ ਪ੍ਰੇਤ _ਨਾਸਨੰ। _ਸਦੈਵ ਸਰਬ _ਪਾਸਨੰ। _੮। ੧੬। 
ਪੁਚੰਡ ਅਖੰਡ _ਮੰਡਲੀ। ਉਦੰਡ ਰਾਜ ਸੁ _ਥਲੀ। 

ਜਗੰਤ ਜੋਤਿ _ਜੁਆਲਕਾ। _ਜਲੰਤ ਦੀਪ _ਮਾਲਕਾ। _੯। ੧੭। 


5 


ਗਿਆਨ ਪ੍ਰਬੋਧ ੧੭0 


(ਉਹ) ਜੂਨਾਂ ਵਿਚ ਨਹੀਂ ਆਉਂਦਾ, _ਜਿਤਿਆ ਨਹੀਂ ਜਾ ਸਕਦਾ, _ਪਰਮ ਰੂਪ _ਵਾਲਾ 
ਅਤੇ _(ਸਭ _ਦਾ) ਮੁਖੀ ਹੈ; _ਅਛੇਦ, ਅਭੇਦ, _ਅਰੂਪ _ਅਤੇ ਮਹਾਨ ਹੈ; ਅਸਾਧ, _ਅਗਾਧ ਅਤੇ 
ਵੈਰੀਆਂ ਤੋਂ ਮਾਰੇ ਨ ਜਾ ਸਕਣ ਵਾਲਾ ਹੈ; (ਉਹ) ਆਰਾਧਕ ਨੂੰ ਰੰਜ ਤੋਂ ਮੁਕਤ ਕਰਨ 
ਵਾਲਾ _ਅਤੇ _ਰਿਹਾ (ਆਜ਼ਾਦ) _ ਕਰਾਉਣ _ਵਾਲਾ _ ਦਿਆਲੂ _ਹੈ।੭। 

ਸਦਾ _ਸਭ ਨੂੰ _ਦੇਣ ਵਾਲਾ, _ਸਿੱਧੀ ਪ੍ਰਦਾਨ ਕਰਨ _ਵਾਲਾ ਅਤੇ ਬੁੱਧੀ _ਦੇਣ ਵਾਲਾ 
ਹੈ। (ਉਸ) ਸਾਰਿਆਂ ਲੋਕਾਂ ਦੇ ਸੁਆਮੀ ਅਤੇ ਸਾਰਿਆਂ ਲੋਕਾਂ ਨੂੰ ਜਾਣਨ ਵਾਲੇ ਨੂੰ ਨਮਸਕਾਰ 
ਹੈ। (ਉਹ) _ਅਛੇਦ, _ਭੈ-ਰਹਿਤ, _ਆਦਿ-ਰੂਪ _ਵਾਲਾ _ਅਤੇ ਅਨੰਤ _ਹੈ। _ਅਛੇਦ, _ਅਛੈ (ਨਸ਼ਟ 
ਨ ਹੋਣ ਵਾਲਾ), _ ਆਦਿ-ਰੂਪ, _ਅਦ੍ੈਤ-ਸਰੂਪ _ ਅਤੇ _ਕਠਨਤਾ _ ਨਾਲ _ ਪ੍ਰਾਪਤ _ਹੋਣ _ਵਾਲਾ 
(ਦੁਰੰਤੰ) _ਹੈ।੮। 
ਨਰਾਲ _ਛੱਟ 

(ਤੂੰ) ਅੰਤ ਤੋਂ ਬਿਨਾ ਅਤੇ ਆਦਿ-ਦੇਵ ਹੈਂ; ਬੇਅੰਤ ਅਤੇ ਭਰਮਾਂ ਤੋਂ _ਭਿੰਨ ਹੈ; ਅਗਾਧ 
ਅਤੇ _ਵਿਆਧੀਆਂ ਦਾ ਨਾਸ਼ਕ ਹੈਂ? ਸਦਾ ਸਭ ਦੇ ਕੋਲ ਹੈ।੯। 

(ਤੇਰੀ) ਕਮਾਨ _('ਚਾਪ”) ਦਾ ਸਰੂਪ _('ਚਿਤ੍ਰ') ਅਲੌਕਿਕ _ਹੈ (ਸੰਕੇਤ _ਇੰਦਰ-ਧਨੁਸ਼ 
ਵਲ ਹੈ); (ਤੂੰ) ਅਖੰਡ ਰੂਪ ਵਾਲਾ ਅਤੇ ਦੁਸ਼ਟਾਂ ਨੂੰ ਨਸ਼ਟ ਕਰਨ ਵਾਲਾ ਹੈਂ, (ਤੂੰ) ਨ ਭੇਦਿਆ 
ਜਾ ਸਕਣਾ ਵਾਲਾ _ਅਤੇ _ਆਦਿ-ਕਾਲ _ਵਾਲਾ ਹੈਂ? ਸਦਾ _ਸਭ _ਦੀ ਪਾਲਣਾ ਕਰਨ _ਵਾਲਾ 
ਹੈ'।੧0। 

(ਤੂੰ) ਅਖੰਡ _ਅਤੇ ਪ੍ਰਚੰਡ ਰੂਪ _ਵਾਲਾ ਹੈਂ; ਬਹੁਤ _ਤੇਜ _ਵਾਲਾ _ਅਤੇ _ਸਰਬ ਸਰੂਪਾਂ 
ਵਾਲਾ ਹੈਂ; ਕਾਲ ਦਾ ਵੀ ਕਾਲ ਹੈਂ; ਸਦਾ ਹੀ ਰਖਿਆ ਕਰਨ ਵਾਲਾ ਹੈੱ।੧੧। (ਤੂੰ) ਕ੍ਰਿਪਾਲੂ 
ਅਤੇ ਦਿਆਲੂ ਰੂਪ _ਵਾਲਾ ਹੈਂ; ਸਦਾ ਸਭ _ਦਾ ਰਾਜਾ ਹੈਂ; ਅਨੰਤ ਅਤੇ ਸਭ _ਦੀਆਂ _ਆਸ਼ਾਵਾਂ 
(ਪੂਰੀਆਂ _ਕਰਨ _ਵਾਲਾ) ਹੈਂ; ਬਹੁਤ _ਪਰੇ _ਵੀ ਹੈ ਅਤੇ ਬਹੁਤ _ਨੇੜੇ _ਵੀ।੧੨। 

(ਤੂੰ) _ਅਦ੍ਰਿਸ਼ਟ (ਨ ਦਿਖਣ ਵਾਲਾ) ਅਤੇ _(ਸਭ _ਦੇ)ਧਿਆਨ ਵਿਚ (ਸਥਿਤ) ਹੈਂ; 
ਸਦਾ _ਸਭ _ਦਾ ਮਾਣ ਹੈਂ; ਕ੍ਰਿਪਾਲੂ _ਅਤੇ _ਕਾਲ ਤੋਂ ਰਹਿਤ ਹੈਂ; ਸਦਾ ਸੰਤਾਂ ਦੇ _ਅਧੀਨ 
ਹੰ'।੧੩। 

(ਇਸ ਲਈ ਮੈਂ ਸਦਾ) ਤੈਨੂੰ ਭਜਦਾ ਹਾਂ, ਤੈਨੂੰ ਸਿਮਰਦਾ ਹਾਂ। ਰਹਾਉ। (ਤੂੰ) ਅਗਾਧ 
ਅਤੇ _ਵਿਆਧੀਆਂ ਨੂੰ ਨਸ਼ਟ ਕਰਨ _ਵਾਲਾ_ਹੈੱ; ਬਹੁਤ ਹੀ ਪਰੇ _ਅਤੇ ਸ੍ਰੇਸ਼ਨ ਉਪਾਸਨਾ ਦੇ 
ਯੋਗ ਹੈਂ। ਤਿੰਨਾਂ ਕਾਲਾਂ ਵਿਚ ਲੋਕੀਂ (ਤੈਨੂੰ) ਮੰਨਦੇ ਹਨ; (ਤੂੰ) ਸਦਾ ਪ੍ਰਧਾਨ ਪੁਰਖ ਹੈੱ। _੧੪। 

ਤੂੰ ਹੀ ਅਜਿਹਾ ਹੈਂ, ਤੂੰ ਹੀ ਅਜਿਹਾ ਹੈਂ। ਰਹਾਉ। (ਹੇ) ਕ੍ਰਿਪਾਲੂ! ਦਿਆਲਤਾ (ਤੇਰਾ) 
ਕਰਮ ਹੈ; _(ਹੇ)ਅਗੰਜ! (ਤੂੰ) ਭਰਮਾਂ ਨੂੰ _ਭੰਨਦਾ ਹੈ; (ਤੂੰ) ਤਿੰਨਾਂ ਕਾਲਾਂ _ਵਿਚ ਲੋਕਾਂ ਨੂੰ 
ਪਾਲਦਾ ਹੈਂ? _ਸਦਾ _ਸਭ _ ਉਤੇ _ਦਿਆਲ _ ਹੁੰਦਾ _ਹੈਂ।੧੫। 

(ਮੈਂ) ਤੈਨੂੰ _ਜਪਦਾ ਹਾਂ; (ਮੈਂ) ਤੈਨੂੰ _ਆਰਾਧਦਾ _ਹਾਂ। _ਰਹਾਉ। (ਤੂੰ) ਮਹਾਨ _ਮੋਨੀ 
ਮੰਨਿਆ ਜਾਣ ਵਾਲਾ ਹੈਂ; ਪਰੇ _ਤੋਂ _ਪਰੇ _ਅਤੇ _ਪਰਮ-ਪ੍ਰਧਾਨ ਹੈਂ; _ਪੁਰਾਤਨ-ਕਾਲ ਤੋਂ ਪ੍ਹੇਤਾਂ 
ਦਾ ਨਾਸ਼ ਕਰਨ _ਵਾਲਾ ਹੈਂ? ਸਦਾ _ਸਭ _ਦੇ ਕੋਲ ਹੈਂ।੧੬। 

(ਤੂੰ) _ਪੁਚੰਡ _ਅਤੇ _ ਅਖੰਡ _ਮੰਡਲਾਂ _(ਵਿਚ _ਨਿਵਾਸ _ਕਰਨ _ਵਾਲਾ _ਹੈਂ); (ਤੇਰੀ) 
ਰਾਜਧਾਨੀ _(ਬਹੁਤ) ਸ਼ਕਤੀਸ਼ਾਲੀ ਹੈ; (ਤੇਰੀ) ਜੋਤਿ _ਦੀ _ਲਾਟ _(ਜੁਆਲਕਾ”) (ਇਸ ਤਰ੍ਹਾਂ) 
ਜਗਦੀ _ਹੈ ਮਾਨੋ ਦੀਪਮਾਲਾ _ਬਲ ਰਹੀ _ ਹੋਵੇ।੧੭। 


੧੭੧ 


ਸੀ _ਦਸਮ-ਗ੍ਰੰਥ _ਸਾਹਿਬ 


ਕ੍ਰਿਪਾਲ ਦਿਆਲ ਲੋਚਨੰ। ਮੰਚਕ ਬਾਣ ਮੋਚਨੰ। 
ਸਿਰੈ _ਕਰੀਟ _ਧਾਰੀਯੋ। _ਦਿਨੇਸ ਕ੍ਰਿਤ _ਹਾਰੀਯ। _੧0। ੧੮। 


ਬਿਸਾਲ ਲਾਲ _ਲੋਚਨੰ। ਮਨੋਜ ਮਾਨ ਮੋਚਨੰ। 
ਸੁਭੰਤ ਸੀਸ ਸੁ ਪੁਭਾ। ਚਕ੍ਰਤ ਚਾਰੁ _ਚੰਦੂਕਾ। ੧੧। ੧੯। 


ਜਗੈਤ ਜੋਤ ਜੁਆਲਕਾ”। ਛਕੰਤ ਰਾਜ ਸੁ _ਪੁਭਾ। 
ਜਗੰਤ ਜੋਤਿ ਜੈਤਸੀ। _ਬਦੰਤ ਕ੍ਰਿਤ ਈਸੁਰੀ। _੧੨। ੨0। 


/ਤੁਭੱਗੀੰਂ ਛੰਦ/ _ਤੂਪੁਸਨਦ 
ਅਨਕਾਦ _ਸਰੂਪੰ ਅਮਿਤ _ਬਿਭੂਤੰ _ਅਚਲ _ਸਰੂਪੰ ਬਿਸੁ _ਕਰਣੰ। 
ਜਗ ਜੋਤਿ ਪੁਕਾਸੰ ਆਦਿ _ਅਨਾਸੰ ਅਮਿਤ _ਅਗਾਸੰ ਸਰਬ _ਭਰਣੰ। 
ਅਨਗੰਜ _ਅਕਾਲੰ ਬਿਸੁ _ਪ੍ਰਤਿਪਾਲੰ ਦੀਨ _ਦਿਆਲੰ ਸੁਭ _ਕਰਣੰ। 
ਆਨੰਦ _ਸਰੂਪੰ ਅਨਹਦ ਰੂਪੰ ਅਮਿਤ _ਬਿਭੂਤੰ ਤਵ _ਸਰਣੰ। _੧। ੨੧੧ 


ਬਿਸੂੰਭਰ ਭਰਣੰ ਜਗਤ ਪ੍ਰਕਰਣ ਅਧਰਣ _ਧਰਣੰ _ਸਿਸਟ _ਕਰੰ। 
ਆਨੰਦ _ਸਰੂਪੀ ਅਨਹਦ ਰੂਪੀ ਅਮਿਤ ਬਿਭੂਤੀ ਤੇਜ ਬਰੰ। 
ਅਨਖੰਡ ਪ੍ਰਤਾਪੰ ਸਭ ਜਗ _ਥਾਪੰ ਅਲਖ _ਅਤਾਪੰ ਬਿਸੁ _ਕਰੰ। 
ਅਦੂੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ _ਹਰੰ। ੨। ੨੨। 


ਅਨਭੈ _ਅਨਗਾਧੰ _ਅਲਖ _ਅਬਾਧੰ _ਬਿਸੁ _ਪੁਸਾਧੰ ਅਮਿਤ _ਗਤੰ। 
ਆਨੰਦ _ਸਰੂਪੀ ਅਨਹਦ ਰੂਪੀ _ਅਚਲ _ਬਿਭੂਤੀ ਭਵ _ਤਰਣੰ। 
ਅਨਗਾਧਿ ਅਬਾਧੰ ਜਗਤ ਪੁਸਾਧੰ ਸਰਬ _ਅਰਾਧੰ ਤਵ _ਸਰਣੰ। ੩। ੨੩। 


ਅਕਲੰਕ _ਅਬਾਧੰ __ਬਿਸੁ _ਪੁਸਾਧੰ ਜਗਤ ਅਰਾਧੰ ਭਵ ਨਾਸੰ। 
ਬਿਸੂੰਭਰ ਭਰਣੰ ਕਿਲਵਿਖ _ਹਰਣੰ _ਪਤਤ _ਉਧਰਣੰ _ਸਭ _ਸਾਥੰ। 
ਅਨਾਥਨ ਨਾਥੇ _ਅਕ੍ਰਿਤ ਅਗਾਥੇ ਅਮਿਤ _ਅਨਾਥੇ ਦੁਖ _ਹਰਣੰ। 
ਅਗੰਜ ਅਬਿਨਾਸੀ ਜੋਤਿ _ਪੁਕਾਸੀ ਜਗਤ _ਪੁਣਾਸੀ ਤੁਯ _ਸਰਣੰ। ੪। ੨੪੧ 


ਗਿਆਨ ਪ੍ਰਬੋਧ ੧੭੧ 


(ਹੇ) ਕ੍ਰਿਪਾਲੂ _ਅਤੇ ਦਿਆਲੂ _(ਪਰਮਸੱਤਾ ਤੇਰੇ) ਨੇਤਰ _ਕਾਮ _('ਮੰਚਕ”) ਦੇ _ਬਾਣਾਂ 
ਨਸ਼ਟ _ਕਰਨ _ਵਾਲੇ _ਹਨ। (ਤੂੰ) ਸਿਰ ਉਤੇ _ਮੁਕਟ ਧਾਰਨ _ਕੀਤਾ ਹੋਇਆ ਹੈ (ਜਿਸ 
ਸਾਹਮਣੇ) ਸੂਰਜ ਦੀ ਕਾਂਤੀ (ਚਮਕ) ਵੀ ਹਾਰ ਜਾਂਦੀ ਹੈ (ਫਿੱਕੀ ਪੈ ਜਾਂਦੀ ਹੈ)।੧੮। 
(ਤੇਰੇ) ਬਹੁਤ ਵਿਸ਼ਾਲ _ਅਤੇ _ਲਾਲ _ਨੇਤਰ _ਕਾਮਦੇਵ _('ਮਨੋਜ”) ਦੇ ਮਾਣ ਨੂੰ ਵੀ 
ਨਸ਼ਟ _ਕਰ ਦਿੰਦੇ ਹਨ। (ਤੇਰੇ) ਸਿਰ ਦੀ ਚਮਕ ਦੀ ਸ਼ੋਭਾ ਨੂੰ (ਵੇਖ ਕੇ) ਸੁੰਦਰ ਚਾਂਦਨੀ 
ਵੀ _ਚਕਰਾ _ ਜਾਂਦੀ _ਹੈ।੧੯। 

(ਤੇਰੀ) ਜੋਤਿ (ਪੁਤਾਪ) ਦੀ ਜੁਆਲਾ ਦੀ ਸ਼ੋਭਾ ਨੂੰ ਵੇਖ ਕੇ _ਰਾਜੇਸ਼ਵਰੀ ਪੁਭਾ ਹੈਰਾਨ 


ਹੁੰਦੀ ਹੈ। (ਤੇਰੀ) ਪ੍ਰਕਾਸ਼ਮਾਨ _('ਜੈਤਸੀ”) ਜੋਤਿ ਨੂੰ `ਜਗਦਿਆਂ (ਵੇਖ ਕੇ _ਉਸ ਦੀ) ਕੀਰਤ 
ਦਾ ਬਖਾਨ _(ਆਪ) _ਈਸ਼ਵਰੀ _ (ਪਾਰਬਤੀ) ਖੁਦ _ਕਰਦੀ _ਹੈ।੨0। 
/ਤਭੰਨਾਂ ਛੰਟ/ ਭੋਗੀ ਸ੍ਰ੍‌ਆ ਨਾਲ 

(ਹੇ) ਅਨੇਕਾਂ _ਦੇ _ਆਦਿ _(ਅਨਕਾਦ”) ਸਰੂਪ, _ਅਮਿਤ _ਵਿਭੂਤੀਆਂ ਵਾਲੇ, _ਅਚਲ 
ਸਰੂਪ ਵਾਲੇ, ਵਿਸ਼ਵ ਦੇ ਕਾਰਨ ਰੂਪ, ਜਗਤ _ਵਿਚ ਜੋਤਿ ਦਾ ਪ੍ਰਕਾਸ਼ ਕਰਨ ਵਾਲੇ, ਆਦਿ 
ਕਾਲ ਤੋਂ ਪਰੇ, ਵਿਸ਼ਵ _ਦੀ _ਪਾਲਨਾ _ਕਰਨ _ਵਾਲੇ, _ਦੀਨਾਂ _ਉਤੇ ਮੇਹਰ _ਕਰਨ ਵਾਲੇ, ਸ਼ੁਭ 
ਕਰਮਾਂ _ਦੇ _ਕਰਤਾ, ਆਨੰਦ _ਰੂਪ _ਵਾਲੇ, _ਅਨਹਦ _ਸਰੂਪ ਵਾਲੇ, _ਅਮਿਤ _ਵਿਭੂਤੀਆਂ ਵਾਲੇ 
(ਪਰਮਾਤਮਾ _! ਮੈਂ) ਤੇਰੀ ਸ਼ਰਨ _ਵਿਚ _ਹਾਂ।੨੧। 


(07 ॥2੧੨ 


(ਹੇ) ਸਾਰੇ _ਸੰਸਾਰ _ਦਾ _ਪਾਲਣ-ਪੋਸ਼ਣ _ਕਰਨ _ਵਾਲੇ, _ਜਗਤ _ ਨੂੰ ਕਰਨ _ਵਾਲੇ, 


ਅਨਹਦ ਰੂਪ _ਵਾਲੇ, _ਅਮਿਤ _ਵਿਭੂਤੀ ਵਾਲੇ, ਚੰਗੇ _ਤੇਜ ਵਾਲੇ, ਨ ਖੰਡੇ _ਜਾ _ਸਕਣ ਵਾਲੇ 
ਪ੍ਰਤਾਪ ਵਾਲੇ, ਸਾਰੇ _ਜਗ _ਦੀ ਸਥਾਪਨਾ _ਕਰਨ ਵਾਲੇ, ਨ _ਲਖੇ ਜਾ _ਸਕਣ ਵਾਲੇ, _ਤਾਪ 
ਤੋਂ ਰਹਿਤ, ਵਿਸ਼ਵ ਦੀ ਸਿਰਜਨਾ _ਕਰਨ ਵਾਲੇ, ਦ੍ਰੈਤ ਤੋਂ ਰਹਿਤ, ਨਸ਼ਟ _ਨ ਹੋਣ ਵਾਲੇ, 
ਪ੍ਰਕਾਸ਼ਮਾਨ _ਤੇਜ _ਵਾਲੇ, _ਸਭ _ ਤੋਂ ਨਿਰਲੇਪ! (ਤੁਸੀਂ) ਕੇਵਲ ਇਕ _ਪਰਮ-ਸੱਤਾ _ਹੋ।੨੨। 


(ਹੇ) ਨ ਖੰਡਿਤ ਹੋਣ ਵਾਲੇ, ਨ ਮੰਡੇ ਜਾ ਸਕਣ ਵਾਲੇ, ਪੁਚੰਡ ਤੇਜ ਵਾਲੇ, ਬਹੁਤ 


ਵਾਲੇ, _ਸੰਸਾਰ ਤੋਂ _(ਜਿਗਿਆਸੂਆਂ ਨੂੰ) _ਤਾਰਨ ਵਾਲੇ, _ਥਾਹ _ਨ ਪਾਏ _ਜਾ _ਸਕਣ ਵਾਲੇ, 
ਨ ਬੰਨ੍ਹੇ ਜਾ ਸਕਣ ਵਾਲੇ, ਜਗਤ ਨੂੰ ਚੰਗੀ ਤਰ੍ਹਾਂ _ਸਾਧਣ ਵਾਲੇ, ਸਾਰਿਆਂ ਦੁਆਰਾ ਆਰਾਧੇ 
ਜਾਣ ਵਾਲੇ _! (ਮੈਂ) ਤੇਰੀ ਸ਼ਰਨ ਵਿਚ _ਹਾਂ।੨੩। 

(ਹੇ) ਕਲੰਕ-ਰਹਿਤ ਰੂਪ ਵਾਲੇ, ਨ ਬੰਨ੍ਹ ਜਾ ਸਕਣ ਵਾਲੇ, ਸੰਸਾਰ ਨੂੰ _ਸਾਧਣ ਵਾਲੇ, 
ਜਗਤ ਦੁਆਰਾ _ਆਰਾਧੇ ਜਾਣ _ਵਾਲੇ, ਸੰਸਾਰ _ਦਾ _ਡਰ _ਦੂਰ _ਕਰਨ ਵਾਲੇ, ਸੰਪੂਰਨ ਵਿਸ਼ਵ 
ਨੂੰ ਭਰਨ ਵਾਲੇ, ਪਾਪਾਂ ਦਾ ਨਾਸ਼ _ਕਰਨ ਵਾਲੇ, _ਪਤਿਤਾਂ ਨੂੰ ਤਾਰਨ ਵਾਲੇ, ਸਭ _ਦਾ ਸਾਥ 
ਦੇਣ ਵਾਲੇ, ਅਨਾਥਾਂ ਦੇ ਨਾਥ, ਅਕ੍ਰਿਤ, ਅਗਾਥ, ਅਮਿਤ ਅਤੇ ਕਿਸੇ ਦੇ ਅਧੀਨ ਨ ਰਹਿਣ 
ਵਾਲੇ ਨੂੰ ਨਸ਼ਟ ਕਰਨ ਵਾਲੇ, ਨ ਟੁਟਣ ਵਾਲੇ, ਨਾਸ਼ ਨੂੰ ਨ ਪ੍ਰਾਪਤ ਹੋਣ ਵਾਲੇ, 
ਪ੍ਰਕਾਸ਼ਮਾਨ _ਜੋਤਿ _ਵਾਲੇ, _ਜਗਤ ਦਾ _ ਸੰਘਾਰ _ਕਰਨ _ਵਾਲੇ! (ਮੈਂ) ਤੇਰੀ ਸ਼ਰਨ _ਵਿਚ 


੧੭੨ ਸ੍ਰੀ _ਦਸਮ-ਗ੍ਰੰਥ ਸਾਹਿਬ 


ਕਾਲਨ 


ਅਮਿਤ ਤੇਜ ਜਗ ਜੋਤਿ ਪੁਕਾਸੀ। ਆਦਿ _ਅਛੇਦ ਅਭੈ _ਅਬਿਨਾਸੀ। 
ਪਰਮ _ਤਤ ਪਰਮਾਰਥ ਪ੍ਰਕਾਸੀ। ਆਦਿ ਸਰੂਪ ਅਖੰਡ _ਉਦਾਸੀ। _੫। _੨੫। 


/ਤਭੰਗੀਂ ਛੰਟਾ 
ਅਖੰਡ _ਉਦਾਸੀ ਪਰਮ ਪੁਕਾਸੀ ਆਦਿ _ਅਨਾਸੀ ਬਿਸ੍ਹ _ਕਰੰ। 
ਜਗਤਾਵਲ _ਕਰਤਾ ਜਗਤ _ਪੁਹਰਤਾ ਸਭ _ਜਗ __ਭਰਤਾ ਸਿਧ _ਭਰੰ। 
ਅਫੈ ਅਬਿਨਾਸੀ ਤੇਜ ਪ੍ਰਕਾਸੀ ਰੂਪ ਸੁ ਰਾਸੀ ਸਰਬ ਛਿਤੰ। 
ਆਨੰਦ _ਸਰੂਪੀ ਅਨਹਦ ਰੂਪੀ ਅਲਖ _ਬਿਭੂਤੀ ਅਮਿਤ _ਗਤੰ। ੬। ੨੬। 


ਕਾਲਨ 


ਆਦਿ ਅਭੈ ਅਨਗਾਧਿ ਸਰੂਪੰ। ਰਾਗ ਰੈਗਿ ਜਿਹ ਰੇਖ ਨ ਰੂਪੰ। 
ਰੰਕ ਭਯੋ ਰਾਵਤ ਕਹੂੰ ਗੂਪੰ। ਕਹੂੰ ਸਮੁੰਦੂ ਸਰਤਾ ਕਹੂੰ ਕੂਪੰ। ੭। ੨੭। 


/ਤ੍‌ਭੰਗੀਂ ਛੱਟਾ 
ਸਰਤਾ ਕਹੂੰ _ਕੂਪੰ _ਸਮੁਦ" ਸਰੂਪੰ ਅਲਖ _ਬਿਭੂਤੰ ਅਮਿਤ _ਗਤੰ। 
ਅਦੂ ਅਬਿਨਾਸੀ ਪਰਮ ਪ੍ਰਕਾਸੀ ਤੇਜ _ਸੁਰਾਸੀ ਅਕ੍ਰਿਤ ਕ੍ਰਿਤੰ। 
ਜਿਹ ਰੂਪ ਨ ਰੇਖੰ ਅਲਖ ਅਭੇਖੰ ਅਮਿਤ ਅਦਉਖੈ ਸਰਬ ਮਈ। 
ਸਭ ਕਿਲਵਿਖ _ਹਰਣੰ ਪਤਿਤ ਉਧਰਣੰ ਅਸਰਣਿ ਸਰਣੰ ਏਕ ਦਈ। ੮। ੨੮। 


ਕਾਲਸ਼ 
ਆਜਾਨੁ _ਬਾਹੁ ਸਾਰੰਗ” ਕਰ _ਧਰਣੰ। ਅਮਿਤ ਜੋਤਿ ਜਗ ਜੋਤ ਪੁਕਰਣੰ। 
ਖੜਗ ਪਾਣ ਖਲ _ਦਲ ਬਲ _ਹਰਣੰ। ਮਹਾਬਾਹੁ ਬਿਸੂੰਭਰ ਭਰਣੰ। ੯। ੨੯੧ 


/ਤੇਭੰਨਾ ਛੱਟਾ 
ਖਲ _ਦਲ ਬਲ _ਹਰਣੰ ਦੁਸਟ ਬਿਦਰਣੰ ਅਸਰਣ _ਸਰਣੰ ਅਮਿਤ _ਗਤੰ। 
ਚੰਚਲ _ਚਖ _ਚਾਰਣ ਮਛ __ਬਿਡਾਰਣ ਪਾਪ ਪੁਹਾਰਣ ਅਮਿਤ _ਮਤੰ। 


੧. 'ਸਸੁੰਦ` ੨. 'ਸਾਰੈ” 


ਗਿਆਨ ਪ੍ਰਬੋਧ ੧੭੨ 


ਕਾਲਸ਼ 

(ਹੇ ਪ੍ਰਭੂ! ਤੁਸੀਂ) ਅਸੀਮ ਤੇਜ ਵਾਲੇ, (ਆਪਣੀ) ਜੋਤਿ _ਨਾਲ _ਜਗਤ ਨੂੰ ਪ੍ਰਕਾਸ਼ਿਤ 
ਕਰਨ ਵਾਲੇ, ਆਦਿ ਤੋਂ ਹੀ ਨ ਛੇਦੇ ਜਾ ਸਕਣ ਵਾਲੇ, ਭੈ ਰਹਿਤ ਅਤੇ _ਅਵਨਾਸ਼ੀ ਹੋ, 
ਪਰਮ-ਤੱਤ੍ਰ ਅਤੇ _ਪਰਮਾਰਥ _ਦਾ ਪ੍ਰਕਾਸ਼ ਕਰਨ ਵਾਲੇ ਹੋ, ਆਦਿ ਸਰੂਪ _ਵਾਲੇ _ਅਖੰਡ _ਅਤੇ 
ਨਿਰਲੇਪ _ਹੋ।੨੫। 


ਨ ਲਖੀ ਜਾ ਸਕਣ ਵਾਲੀ ਵਿਭੂਤੀ ਅਤੇ ਅਸੀਮ _ਗਤਿ _ਵਾਲੇ ਹੋ, ਦ੍ਰੈਤ ਤੋਂ _ਰਹਿਤ, 
ਅਵਿਨਾਸ਼ੀ, ਪਰਮ ਪ੍ਰਕਾਸ਼ ਵਾਲੇ, ਤੇਜ ਦੀ ਰਾਸ਼ੀ ਵਾਲੇ ਅਤੇ (ਕਿਸੇ ਦੁਆਰਾ) ਨ ਬਣਾਏ 
ਗਏ ਹੋ, ਜਿਸ ਦਾ ਕੋਈ ਰੂਪ ਅਤੇ ਰੇਖਾ ਨਹੀਂ _ਹੈ, ਜੋ _ਅਲੱਖ, _ਅਭੇਖ, ਅਮਿਤ, ਦ੍ੈਸ਼- 
ਰਹਿਤ ਅਤੇ _ਸਰਬ-ਮਈ ਹੈ, (ਉਹ ਤੁਸੀਂ) ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ, _ਪਤਿਤਾਂ 
ਦਾ ਉਧਾਰ _ਕਰਨ _ ਵਾਲੇ, _ਨਿਆਸਰਿਆਂ _ ਨੂੰ ਆਸਰਾ _ਦੇਣ ਵਾਲੇ _ਇਕ _ ਮਾਤਰ _ਦੇਵ 
ਹੌ।੨੮। 
ਕਾਲਸ਼ 

(ਹੇ ਪੁਭੂ _! ਤੁਸੀਂ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ, ਹੱਥ ਵਿਚ ਸਾਰੰਗ ਧਨੁਸ਼ 
ਨੂੰ ਧਾਰਨ _ਕਰਨ ਵਾਲੇ, _ਅਮਿਤ ਜੋਤਿ ਵਾਲੇ, _ਜਗਤ _ਵਿਚ ਪ੍ਰਕਾਸ਼ _ਕਰਨ _ਵਾਲੇ, ਹੱਥ 
ਵਿਚ ਖੜਗ ਧਾਰਨ _ਕਰਨ ਵਾਲੇ, ਦੁਸ਼ਟਾਂ ਦਾ ਬਲ ਹਰਨ ਵਾਲੇ, ਵੱਡੀਆਂ ਬਾਂਹਵਾਂ ਵਾਲੇ 
ਅਤੇ _ ਸੰਪੂਰਨ ਵਿਸ਼ਵ ਨੂੰ ਭਰਨ _ਵਾਲੇ _ਹੋ।੨੯। 


੧੭੩ ਸ੍ਰੀ _ਦਸਮ-ਗ੍ਰੰਥ ਸਾਹਿਬ 


ਆਜਾਨ ਸੁ ਬਾਹ _ਸਾਹਨ ਸਾਹੰ ਮਹਿਮਾ ਮਾਹੰ ਸਰਬ ਮਈ। 
ਜਲ ਥਲ ਬਨ _ਰਹਿਤਾ ਬਨ ਤ੍ਰਿਨਿ ਕਹਿਤਾ ਖਲ ਦਲਿ ਦਹਿਤਾ ਸੁ ਨਰਿ ਸਹੀ। ੧0। ੩0। 


ਕਾਲਸ਼ 
ਅਤਿ _ਬਲਿਸਟ ਦਲ ਦੁਸਟ ਨਿਕੰਦਨ। ਅਮਿਤ __ ਪ੍ਰਤਾਪ ਸਗਲ ਜਗ _ਬੰਦਨ। 
ਸੋਹਤ ਚਾਰੁ ਚਿਤ੍ਰ ਕਰ _ਚੰਦਨ। _ਪਾਪ ਪ੍ਰਹਾਰਣ" ਦੁਸਟ ਦਲ _ਦੰਡਨ। _੧੧। _੩੧। 
ਛਪੀ ਛੱਦ 


ਬੇਦ ਭੇਦ ਨਹੀ ਲਥੈ ਬ੍ਰਹਮ ਬ੍ਰਹਮਾ ਨਹੀ ਬੁਝੈ। 

ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ। 

ਸਨਤਿ _ਕੁਆਰ _ਸਨਕਾਦਿ ਸਰਬ ਜਉ ਸਮਾ ਨ ਪਾਵਹਿ। 

ਲਖ _ਲਖਮੀ ਲਖ _ਬਿਸਨ _ਕਿਸਨ ਕਈ ਨੇਤ _ਬਤਾਵਹਿ। 

ਅਸੰਭ ਰੂਪ _ਅਨਭੈ ਪ੍ਰਭਾ ਅਤਿ _ਬਲਿਸਟ ਜਲਿ _ਥਲਿ _ਕਰਣ। 
ਅਚੁਤ ਅਨੰਤ ਅਦੂੈ ਅਮਿਤ ਨਾਥ ਨਿਰੰਜਨ ਤਵ _ਸਰਣ। _੧। ੩੨। 


ਅਚੁਤ _ਅਭੈ ਅਭੇਦ ਅਮਿਤ ਆਖੰਡ _ਅਤੁਲ _ਬਲ। 

ਅਟਲ ਅਨੰਤ _ਅਨਾਦਿ _ਅਥੈ _ਅਖੰਡ ਪ੍ਰਬਲ _ਦਲ। 

ਅਮਿਤ ਅਮਿਤ _ਅਨਤੋਲ _ਅਭੂ _ਅਨਭੇਂਦ _ਅਭੰਜਨ। 

ਅਨਬਿਕਾਰ ਆਤਮ _ਸਰੂਪ _ਸੁਰ _ਨਰ _ਮੁਨ _ਰੰਜਨ। 

ਅਬਿਕਾਰ ਰੂਪ _ਅਨਭੈ ਸਦਾ _ਮੁਨ ਜਨ _ਗਨ _ਬੰਦਤ _ਚਰਨ। 

ਭਵ ਭਰਨ ਕਰਨ ਦੁਖ ਦੋਖ ਹਰਨ ਅਤਿ ਪ੍ਰਤਾਪ ਭੂਮ ਭੈ ਹਰਨ। ੨। ੩੩। 


ਛਮ ਛੰਦ/ ਤੂਪੂਸ਼/ਦ 
ਮੁਖ ਮੰਡਲ ਪਰ _ਲਸਤ ਜੋਤਿ ਉਦੋਤ ਅਮਿਤ ਗਤਿ। 
ਜਟਤ ਜੋਤ ਜਗਮਗਤ _ਲਜਤ ਲਖ ਕੋਟਿ ਨਿਖਤਿ ਪਤਿ। 
ਚਕ੍ਰਵਰਤੀ ਚਕੂਵੈ ਚਕਹਤ ਚਉਚਕੂ ਕਰਿ ਧਰਿ। 
ਪਦਮ ਨਾਥ _ਪਦਮਾਛ ਨਵਲ ਨਾਰਾਇਣ ਨਰਿਹਰਿ। 
ਕਾਲਖ _ਬਿਹੰਡਣ ਕਿਲਵਿਖ” ਹਰਣ ਸੁਰ ਨਰ ਮੁਨ ਬੰਦਤ ਚਰਣ। 
ਖੰਡਣ ਅਖੰਡ ਮੰਡਣ ਅਭੈ ਨਮੋ ਨਾਥ ਭਉ ਭੈ ਹਰਣ। ੩। ੩੪। 


੧. 'ਪ੍ਰਹਰਨ” ੨. _'ਕਿਲਬਿਖ” 


ਗਿਆਨ ਪ੍ਰਬੋਧ ੧੭੩ 


ਬਾਦਸ਼ਾਹਾਂ ਦੇ ਬਾਦਸ਼ਾਹ, _ਸਭ _ਵਿਚ _(ਆਪਣੀ) ਮਹਿਮਾ ਨੂੰ _ਵਿਆਪਤ _ਕਰਨ _ਵਾਲੇ _ਹੋ। 
(ਤੁਸੀਂ) _ਜਲਾਂ, ਥਲਾਂ, _ਬਨਾਂ ਵਿਚ _ਸਥਿਤ, _ਬਨਾਂ ਦੇ ਕੱਖਾਂ ਦੁਆਰਾ ਆਰਾਧੇ _ਜਾਣ ਵਾਲੇ, 
ਨੀਚਾਂ _ਦੇ ਦਲਾਂ ਨੂੰ ਸਾੜਨ _ਵਾਲੇ _ਪਰਮ _ ਪੁਰਸ਼ _ਹੋ।੩0। 


ਕਾਲਸ਼ 

(ਹੇ ਪ੍ਰਭੂ _! ਤੁਸੀਂ) ਬਹੁਤ ਬਲਵਾਨ ਅਤੇ ਦੁਸ਼ਟਾਂ ਦੇ ਦਲਾਂ ਨੂੰ ਨਸ਼ਟ ਕਰਨ ਵਾਲੇ 
(ਨਿਕੰਦਨ), _ ਅਮਿਤ _ਪੁਤਾਪ _ਵਾਲੇ, ਸਾਰੇ _ਜਗਤ ਦੁਆਰਾ _ਬੰਦਨਾ-ਯੋਗ _ਹੋ। (ਤੁਹਾਡੇ ਮੱਥੇ 
ਉਤੇ)ਚੰਦਨ ਦਾ ਸੁੰਦਰ ਤਿਲਕ ਸੁਸ਼ੋਭਿਤ ਹੈ। _(ਤੁਸੀਂ) ਪਾਪਾਂ ਨੂੰ ਹਰਨ ਵਾਲੇ _ਅਤੇ ਦੁਸ਼ਟਾਂ 
ਦੇ ਦਲਾਂ ਨੂੰ ਦੰਡ ਦੇਣ ਵਾਲੇ _ਹੋ।੩੧। 
ਛਹੀ ਛੰਦ 

ਹੈ ਬ੍ੂਹਮ ! (ਤੇਰੇ) ਭੇਦ ਨੂੰ ਵੇਦ ਅਤੇ ਬ੍ਰਹਮਾ ਨਹੀਂ ਜਾਣਦੇ; (ਤੇਰਾ) ਅੰਤ ਵਿਆਸ, 
(ਤੇਰਾ) ਅੰਤ ਨਹੀਂ ਪਾ ਸਕੇ; ਲੱਖਾਂ _ਲੱਂਛਮੀਆਂ, ਲੱਖਾਂ _ਵਿਸ਼ਣੂ _ਅਤੇ _ਕਈ ਕ੍ਰਿਸ਼ਨ (ਤੈਨੂੰ) 
ਨੇਤਿ _ਨੇਤਿ ਦਸਦੇ ਹਨ। (ਹੇ) ਆਪਣੇ ਆਪ ਹੋਂਦ ਵਿਚ ਆਉਣ ਵਾਲੇ _(ਅਸੰਭ), ਅਨੁਭਵ 
ਦੁਆਰਾ ਪ੍ਰਕਾਸ਼ਿਤ ਹੋਣ ਵਾਲੇ, ਬਹੁਤ ਬਲਵਾਨ _ਅਤੇ _ਜਲ-ਥਲ ਨੂੰ ਕਰਨ ਵਾਲੇ, ਅਟਲ, 
ਅਨੰਤ, _ਅਦ੍ਰੈਤ, _ਅਸੀਮ, _ਨਾਥਾਂ ਦੇ ਨਾਥ _ਅਤੇ ਮਾਇਆ ਦੇ ਪ੍ਰਭਾਵ ਤੋਂ ਪਰੇ (ਪ੍ਰਭੂ! ਮੈਂ) 
ਤੇਰੀ ਸ਼ਰਨ ਵਿਚ _ਹਾਂ। ੩੨। 

(ਹੇ ਪ੍ਰਭੂ _! ਤੁਸੀਂ) ਅਡਿਗ, _ਭੈ-ਰਹਿਤ, _ਭੇਦ-ਰਹਿਤ, ਅਸੀਮ, _ਅਖੰਡ, _ਅਤੁਲ _ਬਲ 
ਮਰਯਾਦਾ ਵਾਲੇ, ਤੋਲ ਤੋਂ ਰਹਿਤ, ਤੱਤ੍ਹਾਂ ਤੋਂ ਪਰੇ _('ਅਭੂ”), ਭੇਦ ਤੋਂ ਮੁਕਤ ਅਤੇ _ਭੰਜਨ 
ਵਾਲੇ, ਵਿਕਾਰ _ਤੋਂ__ਰਹਿਤ ਰੂਪ _ਵਾਲੇ, _ਭੈ-ਰਹਿਤ, ਸਦਾ ਮੁਨੀ ਗਣ ਦੁਆਰਾ ਚਰਨਾਂ ਦੀ 
ਬੰਦਨਾਂ _ਕਰਵਾਉਣ ਵਾਲੇ, ਜਗਤ _ਦਾ ਪਾਲਣ-ਪੋਸ਼ਣ ਕਰਨ ਵਾਲੇ, _ਦੁਖਾਂ-ਕਸ਼ਟਾਂ ਨੂੰ _ਹਰਨ 


ਮੁਕਤ ਕਰ ਕੇ ਸਥਿਤ ਕਰਨ ਵਾਲੇ, ਭੈ ਅਤੇ ਡਰ 
(ਸੈਂ) ਨਮਸਕਾਰ _ ਕਰਦਾ _ ਹੈ।੩੪। 


੧੭੪ ਸ੍ਰੀ _ਦਸਮ-ਗ੍ਰੰਥ ਸਾਹਿਬ 


ਛਪੀ ਛੱਦ 
ਨਮੋ ਨਾਥ ਨ੍ਰਿਦਾਇਕ ਨਮੋ _ਨਿਮ ਰੂਪ _ਨਿਰੰਜਨ। 
ਅਗੰਜਾਣ ਅਗੰਜਣ _ਅਭੰਜ _ਅਨਭੇਦ _ਅਭੰਜਨ। 
ਅਛ਼ੈ _ਅਖੈ _ਅਬਿਕਾਰ ਅਭੈ _ਅਨਭਿਜ _ਅਭੇਦਨ। 
ਅਥੈਦਾਨ ਖੇਦਨ ਅਖਿਜ ਅਨਛਿਦੁ _ਅਛੇਦਨ। 
ਆਜਾਨ _ਬਾਹੁ _ਸਾਰੰਗਧਰ ਖੜਗ _ਪਾਣ _ਦੁਰਜਨ _ਦਲਣ। 
ਨਰ ਵਰ ਨਰੇਸ ਨਾਇਕ ਨ੍ਰਿਪਣਿ ਨਮੋ ਨਵਲ ਜਲ ਥਲ _ਰਵਣਿ। ੪। ੩੫। 


ਦੀਨ ਦਯਾਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਣ। 

ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ" ਮੰਡਨ। 

ਅਮਿਤ ਤੇਜ _ਅਬਿਕਾਰ ਅਖੈ ਆਭੰਜ ਅਮਿਤ _ਬਲ। 

ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨ੍ਰਿਪ ਜਲ _ਥਲ। 

ਅਛੈ ਸਰੂਪ _ਅਛੂ _ਅਛਿਤ _ਅਛੈ _ਅਛਾਨ ਅਛਰ। 

ਅਦੂ ਸਰੂਪ _ਅਦ੍ਰਿਯ ਅਮਰ _ਅਭਿਬੰਦਤ ਸੁਰ ਨਰ _ਅਸੁਰ। ੫। ੩੬। 


ਕੁਲ ਕਲੰਕ ਕਰਿ ਹੀਨ ਕ੍ਰਿਪਾ ਸਾਗਰ ਕਰੁਣਾ _ਕਰ। 

ਕਰਣ ਕਾਰਣ ਸਮਰਥ ਕ੍ਰਿਪਾ” ਕੀ ਸੂਰਤ ਕ੍ਰਿਤ ਧਰ। 

ਕਾਲ ਕਰਮ ਕਰ ਹੀਨ ਕ੍ਰਿਆ ਜਿਹ ਕੋਇ ਨ ਬੁਝੈ। 

ਕਹਾ ਕਹੈ ਕਹਿ ਕਰੈ ਕਹਾ ਕਾਲਨ ਕੈ ਸੁਝੈ। 

ਕੰਜਲਕ _ਨੈਨ ਕੰਬੂ _ਗ੍ਰੀਵਹਿ ਕਟਿ ਕੇਹਰ ਕੁੰਜਰ ਗਵਨ। 

ਕਦਲੀ ਕੁਰੰਕ _ਕਰਪੂਰ ਗਤ ਬਿਨ ਅਕਾਲ ਦੁਜੋ _ਕਵਨ। ੬। _੩੭। 


ਅਲਖ ਰੂਪ _ਅਲੇਖ _ਅਬੈਂਦ ਅਨਭੂਤ _ਅਭੰਜਨ। 

ਆਦਿ ਪੁਰਖ ਅਬਿਕਾਰ ਅਜੈ ਅਨਗਾਧ _ਅਗੰਜਨ। 

ਨਿਰਬਿਕਾਰ _ਨਿਰਜੁਰ ਸਰੂਪ _ਨਿਰ ਦ੍ਰੈਖ ਨਿਰੰਜਨ। 

ਅਭੰਜਾਨ ਭੰਜਨ ਅਨਭੇਦ _ਅਨਭੂਤ _ਅਭੰਜਨ। 

ਸਾਹਾਨ ਸਾਹ ਸੁੰਦਰ ਸੁਮਤ ਬਡ _ਸਰੂਪ _ਬਡਵੈ _ਬਖਤ। 

ਕੋਟਕਿ ਪ੍ਰਤਾਪ ਭੂਅ ਭਾਨ ਜਿਮ _ਤਪਤ ਤੇਜ ਇਸਥਿਤ _ਤਖਤ। _੭। ੩੮। 


੧. 'ਮਹ” ੨. 'ਕ੍ਰਿਤਾ` ੩. ਅਭੈ” 


ਗਿਆਨ ਪ੍ਰਬੋਧ ੧੭੪ 


ਛਹੀ ਛੰਦ 

(ਹੇ) ਮਨੁੱਖਾਂ ਦੇਣ _ਵਾਲੇ _('ਨ੍ਰਿਦਾਇਕ”) ਸੁਆਮੀ! _ (ਤੈਨੂੰ) ਨਮਸਕਾਰ _ ਹੈ; 
ਨਿਮਰਤਾ ਰੂਪ _ਨਿਰੰਜਨ ਨਮਸਕਾਰ ਹੈ, ਨ ਨਸ਼ਟ ਹੋਣ ਵਾਲਿਆਂ ਦਾ ਨਾਸ਼ ਕਰਨ ਵਾਲੇ, 
ਨ ਝੁਕਾਏ ਜਾ ਸਕਣ ਵਾਲੇ, ਭੇਦ ਤੋਂ ਰਹਿਤ, ਨ ਭੰਨੇ ਜਾ ਸਕਣ ਵਾਲੇ, ਹੋਂਦ ਵਿਚ ਨ 
ਆਉਣ ਵਾਲੇ ('ਅਛੈ?), ਨਸ਼ਟ ਨ ਹੋਣ ਵਾਲ, ਵਿਕਰਿਤ ਨ ਹੋਣ ਵਾਲੇ, ਡਰ ਤੋਂ ਰਹਿਤ, 
ਨਿਰਲੇਪ, ਨ ਵਿੰਨ੍ਹੇ ਜਾ ਸਕਣ ਵਾਲੇ, ਦੁਖਾਂ ਤੋਂ ਰਹਿਤ ਨੂੰ ਦੁਖ ਪਹੁੰਚਾਉਣ ਵਾਲੇ, ਨ 
ਖਿਝਣ ਵਾਲੇ, ਨ ਛੇਦੇ ਜਾ ਸਕਣ ਵਾਲੇ, ਲੰਬੀਆਂ ਬਾਂਹਵਾਂ ਵਾਲੇ, ਹੱਥ _ਵਿਚ ਸਾਰੰਗ ਧਨੁਸ਼ 
ਸੈਨਾਵਾਂ ਦੇ ਨਾਇਕ, ਨਵੇਂ ਸਰੂਪ ਵਾਲੇ ਅਤੇ _ਜਲ _ਥਲ _ਵਿਚ _ਰੰਮਣ ਕਰਨ ਵਾਲੇ! (ਤੈਨੂੰ) 
ਨਮਸਕਾਰ _ਹੈ।੩੫। 


(ਹੇ) ਦੀਨਾਂ ਉਤੇ ਦਇਆ _ਕਰਨ ਵਾਲੇ, ਦੁੱਖਾਂ ਨੂੰ 
ਕਰਨ ਵਾਲੇ, ਦੁਖਾਂ ਨੂੰ ਖੰਡਣ ਵਾਲੇ, ਸ਼ਾਂਤ ਰੂਪ ਵਾਲੇ, ਮਨ ਰੂ 
ਵਾਲੇ, ਨ ਭੰਨੇ ਜਾ ਸਕਣ ਵਾਲੇ, ਅਸੀਮ _ਬਲ ਵਾਲੇ, ਨ ਟੁੱਟਣ ਵਾਲੇ, ਨਿਡਰ, ਨਿਰਵੈਰ, 
ਅਰੋਂਗ, _ਜਲ-ਥਲ _ਦੇ ਰਾਜੇ, _ਸ੍ੇਸ਼ਠ ਸਰੂਪ _ਵਾਲੇ, ਛੋਹ _ਤੋਂ ਰਹਿਤ, _ਹੋਂਦ-ਰਹਿਤ, ਨਸ਼ਟ 
ਨ ਹੋਣ ਵਾਲੇ, ਨ ਛੁਪਣ ਵਾਲੇ, ਨ ਛਲੇ ਜਾ ਸਕਣ ਵਾਲੇ, ਅਦ੍ਰੈਤ _ਸਰੂਪ ਵਾਲੇ, ਅਦੁੱਤੀ, 
ਅਮਰ, _ ਦੇਵਤਿਆਂ, _ਦੈੱਤਾਂ _ਅਤੇ _ ਮਨੁੱਖਾਂ _ਦੁਆਰਾ _(ਤੁਸੀਂ) _ਪੂਜਿਤ _ਹੈ।੩੬। 


(ਹੇ) ਸਭ ਨੂੰ ਕਲੰਕ ਤੋਂ ਰਹਿਤ _ਕਰਨ ਵਾਲੇ! (ਤੁਸੀਂ) ਕ੍ਰਿਪਾ ਦੇ ਸਮੁੰਦਰ ਅਤੇ 
ਕਰੁਣਾ ਦੀ ਖਾਣ ਹੋ; ਕਰਨ _ਅਤੇ _ਕਾਰਨ ਵਿਚ ਸਮਰਥ, ਕ੍ਰਿਪਾ ਦੀ ਮੂਰਤ ਅਤੇ _ਸਿਰਜੀ 
ਹੋਈ (ਸ੍ਰਿਸ਼ਟੀ) ਦਾ ਆਧਾਰ ਅਤੇ ਕਾਲ ਦੇ ਕਰਮਾਂ ਨੂੰ ਖ਼ਤਮ ਕਰਨ ਵਾਲੇ ਹੋ; ਜਿਸ ਦੀ 
ਕ੍ਰਿਆ ਨੂੰ ਬੁਝਿਆ ਨਹੀਂ ਜਾ _ਸਕਦਾ ਕੀ ਕਹਿੰਦਾ ਹੈ, ਕੀ ਕਰਦਾ ਹੈ ਅਤੇ ਕਿੰਨਾ ਗੱਲਾਂ 
ਕਰਕੇ _(ਉਸ _ਦੀ) ਸੋਝੀ ਹੁੰਦੀ ਹੈ; _ਕਮਲ-ਵਰਗੀਆਂ ਅੱਖਾਂ _ਵਾਲੇ, _ਸੰਖ _(ਕੰਬੂ) _ਵਰਗੀ 
ਗਰਦਨ _ਵਾਲੇ, ਸ਼ੇਰ _ਵਰਗੇ _ਲਕ _ ਵਾਲੇ, _ਹਾਥੀ _ਵਰਗੀ _ਚਾਲ _ਵਾਲੇ, ਕੇਲੇ _ (ਵਰਗੀਆਂ 
ਟੰਗਾਂ ਵਾਲੇ), _ਹਰਨ _ (ਵਰਗੀ _ਚੁਸਤੀ _ਵਾਲੇ), _ਕਫ਼ੂਰ _(ਵਰਗੀ _ਸੁਗੰਧ _ਵਾਲੇ), (ਅਜਿਹੀ) 


ਚਾਲ-ਢਾਲ _ਵਾਲਾ _ਭਲਾ _ਅਕਾਲ _ਤੋਂ ਬਿਨਾ _ਹੋਰ ਦੂਜਾ _ਕੌਣ ਹੋ. ਸਕਦਾ _ਹੈ?।੩੭। 
(ਜੋ) ਨ ਜਾਣੇ ਜਾਣ ਵਾਲੇ ਰੂਪ ਵਾਲਾ, ਲੇਖੇ ਵਿਚ ਨ ਆਉਣ ਵਾਲਾ, ਸਦਾ ਇਕ- 


ਰਸ ਰਹਿਣ ਵਾਲਾ _('ਅਬੈ”), ਤੌਤ੍ਹਾਂ ਤੋਂ ਰਹਿਤ, _ਭੰਜਨ-ਰਹਿਤ, _ਆਦਿ ਪੁਰਖ, ਵਿਕਾਰਾਂ ਤੋਂ 
ਮੁਕਤ, ਨ ਜਿਤੇ ਜਾ _ਸਕਣ ਵਾਲਾ, ਥਾਹ ਨ ਪਾਏ ਜਾ ਸਕਣ ਵਾਲਾ, ਨਸ਼ਟ ਨ ਹੋਣ 
ਪ੍ਰਭਾਵ ਤੋਂ ਪਰੇ, ਨ ਭੰਨ੍ਹੋ ਜਾ _ਸਕਣ ਵਾਲਿਆਂ ਨੂੰ ਭੰਨਣ ਵਾਲਾ, ਭੇਦ ਤੋਂ ਰਹਿਤ, ਪੰਜ 
ਭੂਤਾਂ ਤੋਂ ਬਿਨਾ, _ਨ ਟੁੱਟਣ ਵਾਲਾ, _ਬਾਦਸ਼ਾਹਾਂ ਦਾ _ਬਾਦਸ਼ਾਹ, _ਸੁੰਦਰ _ਸਰੂਪ _ਅਤੇ _ਚੰਗੀ 
ਮਤ _ਵਾਲਾ, ਮਹਾਨ _ਸਰੂਪ _ਵਾਲਾ ਅਤੇ ਸ੍ਰੇਸ਼ਠ _ਭਾਗਾਂ _ਵਾਲਾ _ਹੈ। _ਜਿਵੇਂ ਤਖ਼ਤ _ਉਤੇ ਬੈਠੇ 
ਸੂਰਜ _ਦਾ ਤੇਜ _ਤਪਦਾ ਹੈ ਤਿਵੇਂ ਕਰੋੜਾਂ _ਸੂਰਜਾਂ ਜਿੰਨਾ ਉਸ _ਦਾ ਪ੍ਰਤਾਪ _ਹੈ। _੩੮। 


9. 


੧੭੫ 


ਸੀ _ਦਸਮ-ਗ੍ਰੰਥ _ਸਾਹਿਬ 


ਛਮ _ਛੰਦ/ ਤੂਪੂਸ਼/ਦ 
ਚਕ੍ਰਤ ਚਾਰ _ਚਕ੍ਰਵੈ ਚਕ੍ਹਤ ਚਉਕੁੰਟ _ਚਵਗਨ। 
ਕੋਟ ਸੂਰ ਸਮ ਤੇਜ ਤੇਜ ਨਹੀ ਦੂਨ ਚਵਗਨ। 
ਕੋਟ ਚੰਦ ਚਕ ਪਰੈ ਤੁਲ ਨਹੀ ਤੇਜ ਬਿਚਾਰਤ। 
ਬਿਆਸ _ਪਰਾਸਰ" ਬੁਹਮ ਭੇਦ ਨਹਿ ਬੇਦ _ਉਚਾਰਤ। 
ਸਾਹਾਨ ਸਾਹ ਸਾਹਿਬ _ਸੁਘਰਿ ਅਤਿ ਪ੍ਰਤਾਪ ਸੁੰਦਰ _ਸਬਲ। 


ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ। ੮। ੩੯। 


ਕਾਥਤੁ/ ਤੂਪੁਸ਼/ਦ 
ਗਹਿਓ ਜੋਨ ਜਾਇ ਸੋ ਅਗਾਹ ਕੈ ਕੈ ਗਾਈਅਤੁ” 


ਛੇਦਿਓ ਜੋ ਨ ਜਾਇ ਸੋ ਅਛੇਦ ਕੈ ਪਛਾਨੀਐ। 
ਗੋਜਿਓ ਜੋ ਨ ਜਾਇ ਸੋ ਅਗੰਜ ਕੈ ਕੈ ਜਾਨੀਅਤੁ 
ਭੈਜਿਓ ਜੋ ਨ ਜਾਇ ਸੋ ਅਭੰਜ ਕੈ ਕੈ ਮਾਨੀਐ। 
ਸਾਧਿਓ ਜੋ ਨ ਜਾਇ ਸੋ ਅਸਾਧਿ ਕੈ ਕੈ ਸਾਧ ਕਰ 
ਛਲਿਓ ਜੋ ਨ ਜਾਇ ਸੋ ਅਛਲ ਕੈ ਪ੍ਰਮਾਨੀਐ। 
ਮੰਤੁ ਸੈ ਨ ਸੋ ਅਮੰਤੂ ਕੈ ਕੈ ਮਾਨੁ ਮਨ 


ਪਾਤ ਮੈ ਨ ਸੋ ਅਪਾਤ ਕੈ ਬੁਲਾਈਐ। 
ਭੇਦ ਮੈ ਨ ਸੋ ਅਭੇਦ ਕੈ ਕੈ ਭਾਖੀਅਤੁ 
ਛੇਦ੍ਯੋ ਜੋਨ ਜਾਇ ਸੋ ਅਛੇਦ ਕੈ ਸੁਨਾਈਐ। 
ਖੰਡਿਓ ਜੋ ਨ ਜਾਇ ਸੋ ਅਖੰਡ ਜੂ ਕੋ ਖਿਆਲ 


ਖਿਆਲ ਮੈ ਨ ਆਵੈ ਗਮੁ _ਤਾਕੋ ਸਦਾ ਖਾਈਐ। 

ਜੰਤੂ ਸੈ ਨ ਆਵੈ ਅਜੰਤੁ ਕੈ ਕੈ ਜਾਪੀਅਤੁ 

ਧਿਆਨ ਮੈ ਨ ਆਵੈ ਤਾਕੋ ਧਿਆਨੁ ਕੀਜੈ ਧਿਆਈਐ। _੨। ੪੧ 
ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ _ਛਿਤਨਾਥ 

ਛੌਣੀ ਕਰ ਛਾਇਆ ਬਰ _ਛਤ੍ਰੀਪਤ ਗਾਈਐ। 

ਬਿਸਹ ਨਾਥ _ਬਿਸੂੰਭਰ ਬੇਦਨਾਥ _ਬਾਲਾਕਰ 

ਬਾਜੀਗਰਿ _ਬਾਨ ਧਾਰੀ ਬੰਧ ਨ __ਬਤਾਈਐ। 

ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ 
ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ _ਪਾਈਐ। 

ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ 

ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ। _੩। ੪੨। 


੧. 'ਪਰਾਸੁਰ” ੨. _'ਗਾਹੀਅਤੁ” ੩. 'ਬਿਸੁ” 


ਗਿਆਨ ਪ੍ਰਬੋਧ ੧੭੫ 


ਛਹੀ ਛੰਦ / ਤੋਨਾੀੰ ਪਾ ਨਲ 

ਚੌਹਾਂ _ਚੱਕਾਂ ਦੇ ਸੁੰਦਰ _ਚਕ੍ਵਰਤੀ ਰਾਜੇ _(ਉਸ ਦੇ) ਰੂਪ ਤੋਂ ਹੈਰਾਨ ਹੋਏ ਫਿਰਦੇ 
ਹਨ। _(ਜਿਸ ਦਾ) ਕਰੋੜਾਂ ਸੂਰਜਾਂ _ਵਰਗਾ _ਤੇਜ _ਹੀ ਨਹੀਂ (ਸਗੋਂ) _ਦੁਗੁਣਾ _ਚੌਗੁਣਾ ਹੈ। 
ਕਰੋੜਾਂ _ਚੰਦੂਮਾ ਹੈਰਾਨ ਹਨ (ਕਿਉਂਕਿ ਉਹ ਆਪਣਾ) ਤੇਜ (ਉਸ ਦੇ ਤੇਜ ਦੇ) ਬਰਾਬਰ 
ਨਹੀਂ _ਸਮਝਦੇ। _ਵਿਆਸ, _ਪਰਾਸ਼ਰ, ਬੂਹਮਾ ਅਤੇ ਵੇਦ (ਵੀ ਉਸ ਦੇ) ਭੇਦ ਨੂੰ ਨਹੀਂ ਦਸ 
ਸਕਦੇ। (ਉਹ) ਸ਼ਾਹਾਂ ਦਾ ਸ਼ਾਹ, ਸੁਘੜਤਾ ਦਾ ਸੁਆਮੀ, ਵੱਡੇ ਪ੍ਰਤਾਪ ਵਾਲਾ, ਸੁੰਦਰ ਅਤੇ 


ਜਿਸ ਨੂੰ _ਪਕੜਿਆ ਨ ਜਾਂ ਸਕੇ, ਉਸ ਨੂੰ “ਅਗਾਹ” ਕਿਹਾ ਜਾਂਦਾ ਹੈ, ਜੋ _ਛੇਦਿਆ 
ਨ ਜਾ ਸਕੇ ਉਸ ਨੂੰ 'ਅਛੇਦ” ਨਾਂ ਨਾਲ ਪਛਾਣਨਾ ਚਾਹੀਦਾ ਹੈ। ਜੋ ਤੋੜਿਆ ਨ ਸਕੇ 
ਉਸ ਨੂੰ 'ਅਗੰਜ” ਵਜੋਂ ਜਾਣਿਆ ਜਾਂਦਾ ਹੈ, ਜੋ _ਭੰਨਿਆ ਨ ਜਾ ਸਕੇ ਉਸ ਨੂੰ 'ਅਭੰਜ” 
ਨਾਂ ਨਾਲ ਮੰਨਣਾ ਚਾਹੀਦਾ ਹੈ। ਜੋ ਸਾਧਿਆ ਨ ਜਾ ਸਕੇ ਉਸ ਨੂੰ 'ਅਸਾਧ” ਕਿਹਾ ਜਾਂਦਾ 
ਹੈ, ਜੋ ਛਲਿਆ ਨ ਜਾ ਸਕੇ, ਉਸ ਨੂੰ 'ਅਛਲ' ਨਾਂ ਨਾਲ ਯਾਦ ਕਰਨਾ ਚਾਹੀਦਾ ਹੈ। ਜੋ 
ਮੰਤਰਾਂ ਵਿਚ ਨ ਆ ਸਕੇ, ਉਸ ਨੂੰ 'ਅਮੰਤੁ` ਕਰਕੇ ਮੰਨਿਆ ਜਾਂਦਾ ਹੈ, ਜੋ 
ਨ ਆ ਸਕੇ, ਉਸ ਨੂੰ 'ਅਜੰਤੂ” ਨਾਂ 


ਜਾਣੀਦਾ ਹੈ ਜੋ ਪਾਤਿ (ਪੰਕਤੀ) ਵਿਚ ਨਹੀਂ ਆਉਂਦਾ, ਉਸ ਨੂੰ 'ਅਪਾਤ” ਕਹਿ ਕੇ 
ਬੁਲਾਈਦਾ ਹੈ। (ਜੋ) ਭੇਦ ਵਿਚ ਨਹੀਂ ਆਉਂਦਾ, ਉਸ ਨੂੰ ਅਭੇਦ” _ਕਹਿ ਕੇ _ਬੁਲਾਈਦਾ 
ਹੈ ਅਤੇ ਜੋ ਛੇਦਿਆ ਨਹੀਂ ਜਾ ਸਕਦਾ, ਉਸ ਨੂੰ _'ਅਛੇਦ” ਕਹਿਣਾ ਚਾਹੀਦਾ ਹੈ। ਜੋ _ਖੰਡਿਆ 
ਨ ਜਾਏ, ਉਸ _'ਅਖੰਡ” ਜੀ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ (ਜੋ) ਖ਼ਿਆਲ _ਵਿਚ 
ਨ ਆ ਸਕੇ, ਉਸ ਦਾ ਸਦਾ ਗ਼ਮ (ਚਿੰਤਾ) ਖਾਣਾ ਚਾਹੀਦਾ ਹੈ। (ਜੋ) ਯੰਤਰ ਵਿਚ ਨ 
ਆ ਸਕੇ, ਉਸ ਨੂੰ 'ਅਜੰਤੂ` ਕਰ ਕੇ ਜਪਣਾ ਚਾਹੀਦਾ ਹੈ। _ਅਤੇ (ਜੋ) ਧਿਆਨ ਵਿਚ ਨ 
ਆ ਸਕੇ, _ਉਸ ਨੂੰ ਧਿਆਨ ਵਿਚ _ਰਖ _ਕੇ _ਧਿਆਉਣਾ ਚਾਹੀਦਾ _ਹੈ।੪੧। 


(ਉਹ ਪ੍ਰਭੂ) _ਛਤਰਧਾਰੀ, _ਛਤਰਪਤਿ _(ਛਤਰੀਆਂ _ਦਾ ਸੁਆਮੀ), _ਛੈਲ ਰੂਪ _(ਸੁੰਦਰ 
ਰੂਪ) _ਵਾਲਾ _ਅਤੇ ਪ੍ਰਿਥਵੀ ਦਾ ਸੁਆਮੀ _ਹੈ। _(ਉਹ) ਪ੍ਰਿਥਵੀ _(ਛੌਣੀ) _ਦੇ _ਕਰਨ _ਵਾਲਾ, 
ਸੁੰਦਰ ਛਾਇਆ ਵਾਲਾ _ਅਤੇ _ਛਤਰੀ-ਪਤਿ (ਰਾਜਾ) ਕਰ ਕੇ _ਗਾਵਿਆ ਜਾਂਦਾ ਹੈ। ਵਿਸ਼ਵ 
ਦਾ ਨਾਥ, ਵਿਸ਼ਵ ਨੂੰ ਭਰਨ ਵਾਲਾ, ਵੇਦਾਂ ਦਾ ਨਾਥ _ਅਤੇ ਉੱਚੇ _ਸਰੂਪ _ਵਾਲਾ ਹੈ। _(ਉਹ) 
ਬਾਜੀਗਰ _ਵਾਂਗ _ਅਨੇਕ ਰੂਪ (ਬਾਨ) _ਧਾਰਨ _ਵਾਲਾ, (ਕਿਸੇ) ਬੰਧਨ _ਵਿਚ _ਨ ਪੈਣ ਵਾਲਾ 
ਦਸਣਾ ਚਾਹੀਦਾ ਹੈ। _ਨਿਉਲੀ ਕਰਮ _ਕਰਨ ਵਾਲੇ, ਦੁੱਧ _ਦੇ 


ਜਾਇ।੪੨। 


੧੭੬ 


ਸੀ _ਦਸਮ-ਗ੍ਰੰਥ _ਸਾਹਿਬ 


ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ 

ਭਾਰਭੂਮ ਕੇ ਮਿਟਈਆ ਨਾਥ _ਤੀਨ ਲੋਕ ਗਾਈਐ। 

ਕਾਹੂ ਕੇ ਤਨਈਆ ਹੈ ਨ ਮਈਆ ਜਾਕੇ" ਭਈਆ ਕੋਊ 

ਛਉਨੀ ਹੂ ਕੇ ਛਈਆ ਛੋਡ ਕਾ ਸਿਉਂ ਪ੍ਰੀਤ ਲਾਈਐ। 

ਸਾਧਨਾ ਸਧਈਆ ਧੂਲ” ਧਾਨੀ ਕੇ ਧੁਜਈਆ 

ਧੋਮਧਾਰ ਕੇ ਧਰਈਆ ਧਿਆਨ ਤਾਕੋ ਸਦਾ ਲਾਈਐ। 

ਆਉ ਕੇ ਬਢਈਆ ਏਕ ਨਾਮ ਕੇ ਜਪਈਆ 

ਅਉਰ ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ। _੪।੪੩। 
ਕਾਮ ਕੋ _ਕੁਨਿੰਦਾ ਖੈਰ ਖੂਬੀ ਕੋ _ਦਿਹੰਦਾ 

ਗਜ ਗਾਜੀ ਕੋ _ਗਜਿੰਦਾ ਸੋ ਕੁਨਿੰਦਾ ਕੈ ਬਤਾਈਐ। 

ਚਾਮ₹ ਕੇ ਚਲਿੰਦਾ ਘਾਉ ਘਾਮ ਤੇ ਬਚਿੰਦਾ 

ਛਤ੍ਹ ਛੈਨੀ ਕੇ ਛਲਿੰਦਾ ਸੋ _ਦਿਹੰਦਾ ਕੈ ਮਨਾਈਐ। 

ਜਰ ਕੇ ਦਿਹੰਦਾ ਜਾਨ ਮਾਨ ਕੋ _ਜਨਿੰਦਾ 

ਜੋਤ ਜੇਬ ਕੋ _ਗਜਿੰਦਾ ਜਾਨ ਮਾਨ ਜਾਨ _ਗਾਈਐ। 

ਖ ਕੇ ਦਲਿੰਦਾ ਦੀਨ ਦਾਨਸ ਦਿਹੰਦਾ 

ਖ ਦੁਰਜਨ _ਦਲਿੰਦਾ ਧਿਆਇ ਦੂਜੋ ਕਉਨ ਧਿਆਈਐ। _੫। ੪੪। 


ਸਾਲਿਸ _ਸਹਿੰਦਾ! ਸਿਧਤਾਈ ਕੋ __ਸਧਿੰਦਾ 

ਅੰਗ ਅੰਗ ਮੈ ਅਵਿੰਦਾ ਏਕੁ ਏਕੋ ਨਾਥ _ਜਾਨੀਐ। 

ਕਾਲਖ _ਕਟਿੰਦਾ ਖੁਰਾਸਾਨ ਕੋ ਖੁਨਿੰਦਾ 

ਗਰਬ _ਗਾਫਲ _ਗਿਲਿੰਦਾ ਗੋਲ _ਗੰਜਖ _ਬਖਾਨੀਐ। 

ਗਾਲਬ _ਗਰੰਦਾ ਜੀਤ ਤੇਜ ਕੇ _ਦਿਹੰਦਾ 

ਚਿਤੁ _ਚਾਪ ਕੇ _ਚਲਿੰਦਾ ਛੋਡ ਅਉਰ ਕਉਨ _ਆਨੀਐ। 
ਸਤਤਾ _ਦਿਹੰਦਾ ਸਤਤਾਈ ਕੋ _ਸੁਖਿੰਦਾ 

ਕਰਮ _ਕਾਮ ਕੋ _ਕੁਨਿੰਦਾ ਛੋਡ ਦੂਜਾ ਕਉਨ ਮਾਨੀਐ। ੬। ੪੫। 


ਜੋਤ ਕੋ _ਜਗਿੰਦਾ ਜੋਗੇ ਜਾਫਰੀ ਦਿਹੰਦਾ 

ਮਿਤ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ। 
ਪਾਲਕ _ਪੁਨਿੰਦਾ ਪਰਮ _ਪਾਰਸੀ ਪ੍ਰਗਿੰਦਾ 

ਰੰਗ _ਰਾਗ ਕੇ _ਸੁਨਿੰਦਾ ਧੈ ਅਨੰਦਾ ਤੇਜ ਮਾਨੀਐ। 

ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਹਿੰਦਾ 

ਖੂਨ ਮਾਫ ਕੋ ਕੁਨਿੰਦਾ ਹੈ ਅਭਿਜ ਰੂਪ _ਠਾਨੀਐ। 

ਆਰਜਾ _ਦਹਿੰਦਾ ਰੰਗ _ਰਾਗ ਕੋ ਬਿਢੰਦਾ 

ਦੁਸਟ ਦ੍ਰੋਹ ਕੇ ਦਲਿੰਦਾ ਛੋਡ ਦੂਜੋ ਕੌਨ ਮਾਨੀਐ। ੭। ੪੬। 


੧. 'ਜਾਕੋ” ੨. 'ਧੂਨ” ੩. “ਚਾਪ” ੪. 'ਸਿਹੰਦਾ” 


ਗਿਆਨ ਪ੍ਰਬੋਧ ੧੭੬ 


(ਉਹ) ਯੁੱਧ ਨੂੰ ਜਿਤਣ _ਵਾਲਾ, _ਰੰਗ-ਭੂਮੀ _ਵਿਚ ਫਿਰਨ _ਵਾਲਾ, _ਧਰਤੀ _ਦੇ _ਭਾਰ 


ਨੂੰ ਮਿਟਾਉਣ ਵਾਲਾ ਅਤੇ ਤਿੰਨਾਂ ਲੋਕਾਂ ਦਾ ਸੁਆਮੀ ਕਿਹਾ ਜਾਂਦਾ ਹੈ। ਜੋ ਕਿਸੇ ਦਾ ਪੁੰਤਰ 
(ਤਨਈਆ) ਨਹੀਂ ਹੈ, ਜਿਸ ਦੀ ਨ ਕੋਈ ਮਾਤਾ ਤੇ ਨ ਹੀ ਭਰਾਤਾ ਹੈ, ਧਰਤੀ ਨੂੰ ਧਾਰਨ 
ਕਰਨ ਵਾਲੇ _(ਛੌਨੀ) ਦੀ ਛਾਇਆ ਨੂੰ ਛਡ ਕੇ (ਹੋਰ) ਕਿਸ ਨਾਲ ਪ੍ਰੀਤ ਲਗਾਈ ਜਾਏ 
ਸਾਧਨਾ ਨੂੰ _ਸਾਧਣ ਵਾਲੇ, _ਧਰਤੀ _('ਧੂਲਧਾਨੀ”) ਨੂੰ ਆਧਾਰ _('ਧੁਜਈਆ”) ਪ੍ਰਦਾਨ _ਕਰਨ 
ਵਾਲੇ, ਆਕਾਸ਼ _('ਧੋਮ-ਧਾਰ”) ਨੂੰ _ਟਿਕਾਉਣ ਵਾਲੇ _('ਧਰੱਯਾ”) _ਦਾ ਧਿਆਨ _ ਸਦਾ 
ਲਗਾਇਆ _ ਜਾਏ। _ਉਮਰ _ਦੇ ਵਧਾਉਣ ਵਾਲੇ, _ਇਕ _ਨਾਮ ਨੂੰ _ਜਪਾਉਣ ਵਾਲੇ, (ਸਾਰੇ) 
ਕੰਮਾਂ ਨੂੰ ਕਰਾਉਣ ਵਾਲੇ ਨੂੰ _ਛਡ ਕੇ ਹੋਰ ਕਿਸ ਨੂੰ ਧਿਆਇਆ _ਜਾਏ?।੪੩। 


(ਸਾਰੇ) ਕੰਮਾਂ ਨੂੰ ਕਰਨ ਵਾਲੇ ('ਕੁਨਿੰਦਾ”), ਸੁਖ ਅਤੇ _ਖ਼ੂਬੀਆਂ ਦੇਣ ਵਾਲੇ, ਹਾਥੀਆਂ 


ਤੇ _ਗ਼ਾਜ਼ੀਆਂ ਨੂੰ _ਗਜਾਣ _ਵਾਲੇ, _ਉਸ (ਪ੍ਰਭੂ) ਨੂੰ ਕਰਤਾ _ਕਰਕੇ _ਦਸਿਆ _ਜਾਏ। _ਧਨੁਸ਼ 
ਦੇ ਚਲਾਉਣ _ਵਾਲੇ, _ਘਾਉ _ ਅਤੇ _ਧੁਪ ਤੋਂ ਬਚਾਉਣ _ਵਾਲੇ, ਪ੍ਰਿਥਵੀ _ਦੇ _ਛਤਰਧਾਰੀਆਂ 
ਨੂੰ _ਛਲਣ ਵਾਲੇ _ਉਸ ਨੂੰ ਦਾਤਾ _ਕਰਕੇ ਮੰਨਿਆ _ਜਾਏ। ਦੌਲਤ (ਜ਼ਰ) ਨੂੰ ਦੇਣ ਵਾਲੇ, 
ਜਾਨ ਅਤੇ ਮਾਣ ਨੂੰ ਜਾਣਨ ਵਾਲੇ, ਜੋਤਿ ਅਤੇ ਸ਼ੋਭਾ _(ਜ਼ੇਬ) ਨੂੰ ਜਗਾਉਣ ਵਾਲੇ, ਗਿਆਨ 
ਦੀ ਜਿੰਦ ਕਰ ਕੇ ਜਾਣੇ ਜਾਣ ਵਾਲੇ ਦਾ ਗੁਣਗਾਨ ਕੀਤਾ _ਜਾਏ। ਦੋਖਾਂ ਨੂੰ _ਦਲਣ ਵਾਲੇ, 
ਧਰਮ _ਅਤੇ ਅਕਲ _('ਦਾਨਸ਼”) ਪ੍ਰਦਾਨ ਕਰਨ ਵਾਲੇ, ਦੁਖਾਂ ਅਤੇ _ਵੈਰੀਆਂ ਨੂੰ _ਦਲਣ ਵਾਲੇ 
ਨੂੰ _ਧਿਆ ਕੇ (ਫਿਰ) ਹੋਰ ਕਿਸ ਨੂੰ ਧਿਆਇਆ ਜਾਏ?।੪੪। 


ਸਾਲਸ _ਬਣ ਕੇ ਸਹੀ ਨਿਰਣਾ ਕਰਨ ਵਾਲੇ, ਸਿੱਧਤਾ ਨੂੰ _ਸਾਧਣ ਵਾਲੇ, ਅੰਗ _ਅੰਗ 
ਵਿਚਰਨ _ਵਾਲੇ ਨੂੰ (ਸਭ ਦਾ) ਇਕੋ ਇਕ _ਸੁਆਮੀ _ਜਾਣਨਾ ਚਾਹੀਦਾ _ਹੈ। _ਕਾਲਖ 
ਵਾਲੇ, `ਖੁਰਾਸਾਨ ਨੂੰ ਨਸ਼ਟ _ਕਰਨ _ਵਾਲੇ _(ਖੁਨਿੰਦਾ), _ਹੰਕਾਰੀਆਂ ਅਤੇ _ਗ਼ਾਫ਼ਲਾਂ 


ਕਟਣ 
ਗਾਲਣ _ਵਾਲੇ _('ਗਿਲਿੰਦਾ”) ਅਤੇ (ਵੈਰੀਆਂ ਦੇ) ਸਮੂਹ (ਗੋਲ) ਦਾ _ਤਿਰਸਕਾਰ ਕਰਨ 
'ਗੰਜਖ`) ਵਜੋਂ _ਬਖਾਨਣਾ _ਚਾਹੀਦਾ _ਹੈ। _ਜੇਤੂਆਂ _('ਗਾਲਬ”) ਨੂੰ _ਡਿਗਾਉਣ ਵਾਲੇ, 


(ਉਸ) ਜੋਤਿ ਨੂੰ ਜਗਾਉਣ ਵਾਲੇ, ਜੰਗ _ਵਿਚ _ਜਿਤ _('ਜਾਫਰੀ”) ਦੇਣ ਵਾਲੇ, 
ਮਿਤਰ-ਘਾਤੀਆਂ ਨੂੰ ਨਸ਼ਟ _ਕਰਨ ਵਾਲੇ ਨੂੰ (ਸਭ ਦੇ) ਕਰਤਾ ਵਜੋਂ _ਬਖਾਨਣਾ ਚਾਹੀਦਾ 
ਹੈ। (ਉਸ) ਪਾਲਨਾ ਕਰਨ _ਵਾਲੇ, ਪਨਾਹ _ਦੇਣ ਵਾਲੇ _('ਪੁਨਿੰਦਾ), ਸੇਸ਼ਨ ਪਾਰਦਰਸ਼ੀ, (ਸਭ 

ਰੰਗ 


ਨੂੰ ਤੇਜ ਰੂਪ ਮੰਨਣਾ ਚਾਹੀਦਾ ਹੈ। _(ਉਸ) ਜਾਪ ਨੂੰ ਜਪਾਉਣ ਵਾਲੇ, _ਸੁਖ _ਅਤੇ _ਖ਼ੂਬੀਆਂ 
ਦੇਣ ਵਾਲੇ, ਖ਼ੂਨ ਦੇ (ਦੋਸ਼ ਨੂੰ) ਮਾਫ਼ ਕਰਾਉਣ 
ਕੇ 


ਵਾਲੇ 
ਗੁਹਿਣ ਕਰਨਾ _ਚਾਹੀਦਾ _ਹੈ। _ਉਮਰ ਨੂੰ ਦੇਣ ਵਾਲੇ, _ਰਾਗ-ਰੰਗ _ਨੂੰ _ਵਧਾਉਣ ਵਾਲੇ, 
ਕੇ 


੧੭੭ 


ਸੀ _ਦਸਮ-ਗ੍ਰੰਥ _ਸਾਹਿਬ 


ਆਤਮਾ ਪ੍ਰਧਾਨ ਜਾਹ _ਸਿਧਤਾ ਸਰੂਪ _ਤਾਹ 
ਬੁਧਤਾ _ਬਿਭੂਤ ਜਾਹ _ਸਿਧਤਾ ਸੁਭਾਉ ਹੈ। 
ਰਾਗ ਭੀ ਨ ਰੰਗ ਤਾਹਿ ਰੂਪ ਭੀ ਨ ਰੇਖ ਜਾਹਿ 
ਅੰਗ ਭੀ ਸੁਰੰਗ ਤਾਹ ਰੰਗ ਕੇ ਸੁਭਾਉ ਹੈ। 
ਚਿਤੁ ਸੋ ਬਚਿਤਰ ਹੈ ਪਰਮਤਾ ਪਵਿਤੁ ਹੈ 
ਸੁ ਮਿਤ੍ਰ ਹੂੰ ਕੇ ਮਿਤੁ ਹੈ ਬਿਭੂਤ ਕੋ _ਉਪਾਉ ਹੈ। 
ਦੇਵਨ ਕੇ ਦੇਵ ਹੈ ਕਿ ਸਾਹਨ ਕੇ ਸਾਹ ਹੈ 


੨ 


ਕਿ ਰਾਜਨ ਕੋ ਰਾਜੁ ਹੈ ਕਿ ਰਾਵਨ ਕੋ ਰਾਉ ਹੈ। ੮। ੪੭। 
ਲਹਿਰ _ਤਫੀਲ ਛੰਦ/ _੫ਨਚਆੰ/ ਤੂਪੁਨਨਦ 


ਕਿ ਅਰੂਪਸ। ਕਿ ਅਰੰਜਸ। ੧। ੪੮। 
ਕਿ ਅਨਾਮਸ। ਕਿ ਅਕਾਮਸ। ੨। ੪੯। 


ਕਿ ਅਨਾਦਸ। ਕਿ ਅਗਾਧਸ। _੩। ੫0। 
ਕਿ ਅਦਾਗਸ। ਕਿ ਅਰਾਗਸ। ੪। ੫੧। 


ਕਿ ਅਛਾਦਸ। ਕਿ ਅਗਾਧਸ। _੫। ੫੨। 
ਕਿ ਅਭੇਦਸ। ਕਿ ਅਛੇਦਸ। ੬। ੫੩। 


ਕਿ ਅਗੰਜਸ। ਕਿ ਇਕੰਜਸ। ੭। ੫੪। 
ਕਿ ਅਖੰਜਸ। ਕਿ ਅਭੰਜਸ। ੮। ੫੫। 


ਅਘਾਤਸ। ਕਿ ਅਕਿਆਤਸ। _ਕਿ ਅਚਲਸ। ਕਿ ਅਛਲਸ। _੯। ੫੬। 
ਅਜਾਤਸ। ਕਿ ਅਝਾਤਸ। ਕਿ _ਅਛਲਸ। _ਕਿ ਅਟਲਸ। _੧0। ੫੭। 


ਅਡਾਟਸਚ। _ਅਡੰਗਸਚ। _ਅਣੰਗਸਚ। _੧੧। ੫੮। 
ਅਥਾਨਸਚ। _ਅਦੰਗਸਚ। _ਅਨੰਗਸਚ। _੧੨। ੫੯। 


ਅਠਾਰਸਚ। _ਅਬੇਅਸਤੁ। _ਅਭੇਅਸਤ। _੧੩। ੬0। 
ਅਹਾਨਸਚ। _ਅੜੰਗਸਚ। _ਅਤ੍ੂੰਗਸਚ। _੧੪। ੬੧। 


ਅਲਾਮਸਚ। _ਅਜੋਧਸਚ। _ਅਵੋਜਸਚ। _੧੫। ੬੨। 
ਅਭੇਅਸਤੁ। _ਆਅੰਗਸਤੁ। _ਇਅੰਗਸਤੁ। ੧੬। ੬੩। 


ਅਕਾਰਸਤੁ। _ਅਖੰਡਸਤੁ। _ਅਡੰਗਸਤੁ। _੧੭। ੬੪। 


ਕਿ ਅਗੰਜਸ। _ਕਿ _ਅਭੰਜਸ। 
ਕਿ ਅਛੇਦਸ। ਕਿ _ਅਭੇਦਸ। 
ਕਿ ਅਭੇਖਸ। ਕਿ _ਅਲੇਖਸ। 
ਕਿ ਅਰੂਪਸ। ਕਿ ਅਭੂਤਸ। 
ਕਿ ਅਭੇਦਸ। ਕਿ _ਅਛੇਦਸ। 
ਕਿ ਅਗੰਜਸ। ਕਿ _ਅਭੰਜਸ। 
ਕਿ ਅਸੇਅਸ। ਕਿ ਅਧੇਅਸ। 
ਕਿ ਉਕਾਰਸ। ਕਿ _ਨਿਕਾਰਸ। 
ਕਿ 

ਕਿ 

ਅਟਾਟਸਚ। 

ਅਤਾਨਸਚ। 

ਅਪਾਰਸਚ। 

ਅਮਾਨਸਚ। 

ਅਰਾਮਸਚ। 

ਅਸੇਅਸਤੁ। 

ਉਕਾਰਸਤੁ। 

ਕਿ ਅਤਾਪਹਿ। 

ਕਿ ਅਤਾਪਹਿ। 


ਕਿ ਅਥਾਪਹਿ। ਕਿ _ਅੰਦਗਹਿ। ਕਿ ਅਨੰਗਹਿ। ੧੮। ੬੫। 
ਕਿ ਅਥਾਪਹਿ। ਕਿ _ਅਨੀਲਹਿ। ਕਿ ਸੁਨੀਲਹਿ। ੧੯। ੬੬। 


ਗਿਆਨ ਪ੍ਰਬੋਧ ੧੭੭ 


ਜਿਸ ਦਾ ਆਪਣਾ ਆਪ _(ਆਤਮ-ਰੂਪ) ਪ੍ਰਧਾਨ ਹੈ, ਜਿਸ ਦਾ ਸਰੂਪ ਕਲਿਆਣਕਾਰੀ 
(ਸਿੱਧਤਾ) ਹੈ, ਬੁੱਧੀ ਜਿਸ ਦੀ ਦੌਲਤ _(“ਬਿਭੂਤ') ਹੈ, ਮੁਕਤੀ _ਪੂਦਾਨ ਕਰਨਾ _(ਜਿਸ ਦਾ) 
ਸੁਭਾ ਹੈ। ਜਿਸ ਦਾ (ਕਿਸੇ ਨਾਲ ਨ) ਪ੍ਰੇਮ ਹੈ ਅਤੇ (ਜਿਸ ਦਾ) ਨ ਰੰਗ ਹੈ, ਨ ਰੂਪ ਹੈ 
ਅਤੇ ਨ ਰੇਖਾ ਹੈ, (ਫਿਰ) ਵੀ ਉਸ ਦਾ ਸ਼ਰੀਰ (ਅੰਗ) ਸੁੰਦਰ ਹੈ, (ਉਸ ਦਾ) ਸੁਭਾ 
ਆਨੰਦਮਈ _ਹੈ। _ਉਸ _ਦਾ ਚਿੱਤਰ _(ਸਰੂਪ) ਬਹੁਤ _ਵਿਚਿਤ੍ਰ ਹੈ, _ਬਹੁਤ _ਹੀ ਪਵਿੱਤਰ ਹੈ, 
(ਉਹ) ਮਿਤਰਾਂ _ਦਾ _ਮਿਤਰ _ਹੈ _ਅਤੇ _ਧਨ-ਦੌਲਤ _('ਬਿਭੂਤ”) ਦਾ _ਸਾਧਨ _(“ਉਪਾ”) ਹੈ। 
ਦੇਵਤਿਆਂ ਦਾ ਦੇਵਤਾ ਹੈ, ਸ਼ਾਹਾਂ ਦਾ ਸ਼ਾਹ ਹੈ, _ਰਾਜਿਆਂ ਦਾ ਰਾਜਾ ਹੈ ਅਤੇ _ਰਾਉਆਂ 
(ਰਾਜਿਆਂ) ਦਾ ਰਾਉ ਹੈ।੪੭। 
ਲਾਹਿਰ ਤਵੀਲ ਛੰਟ/ _੪ਸ਼ਲਨੰ _(੫ਲਤਂ ਤਾਲਾ ਪੁਸਾਨ)/ ਤੰਗੀ ਪਾ ਨਾਲ 

(ਉਹ ਪਰਮਾਤਮਾ) ਨਾਸ਼ ਤੋਂ ਰਹਿਤ ਹੈ, ਟੁੱਟਦਾ ਨਹੀਂ ਹੈ, _ਰੂਪ-ਰਹਿਤ ਹੈ, _ਰੰਜ 
ਤੋਂ ਮੁਕਤ ਹੈ। ੪੮। ਛੇਦ ਤੋਂ ਬਿਨਾ ਹੈ, ਭੇਦ ਤੋਂ ਰਹਿਤ ਹੈ, ਨਾਮ ਤੋਂ ਬਿਨਾ ਹੈ, ਕਾਮਨਾਵਾਂ 
ਤੋਂ ਮੁਕਤ ਹੈ। _੪੯। 

ਭੇਖ ਤੋਂ ਰਹਿਤ ਹੈ, ਲੇਖੇ ਤੋਂ ਬਾਹਰ ਹੈ, ਆਦਿ ਤੋਂ ਬਿਨਾ ਹੈ, _ਅਗਾਧ ਰੂਪ _ਵਾਲਾ 
ਹੈ।੫0। ਰੂਪ ਤੋਂ ਬਿਨਾ ਹੈ, ਭੂਤਾਂ _(ਤੱਤ੍ਰਾਂ) ਤੋਂ ਪਰੇ ਹੈ, ਦਾਗ਼ ਤੋਂ ਰਹਿਤ ਹੈ, _ਮੋਹ-ਪ੍ਰੋਮ 


੯੦5 


ਤੋਂ ਬਾਹਰ _ਹੈ।੫੧। 

ਭੇਦ-ਰਹਿਤ ਹੈ, ਛੇਦ-ਰਹਿਤ ਹੈ, ਲੁਕਿਆ ਹੋਇਆ ਨਹੀਂ ਹੈ ('ਅਛਾਦਸ”), ਅਗਾਧ 
(ਅਥਾਹ) ਰੂਪ ਵਾਲਾ ਹੈ। _੫੨। ਵਿਨਾਸ਼ ਤੋਂ ਰਹਿਤ ਹੈ, ਭੰਨੇ ਜਾਣ ਤੋਂ ਬਾਹਰ ਹੈ, ਅਭੇਦ 
ਰੂਪ _ਹੈ, _ਛੇਦਿਆ ਨਹੀਂ ਜਾ ਸਕਦਾ _ਹੈ।੫੩। 

ਸੇਵਨ ਤੋ ਬਿਨਾ ਹੈ, ਧਿਆਨ ਤੋ ਪਰੇ ਹੈ, ਨਾਸ਼ ਤੋਂ ਰਹਿਤ ਹੈ, ਇਕ-ਰਸ (ਅਥਵਾ 
ਇਕੋ _ ਇਕ) _ਹੈ।੫੪। _ਆਕਾਰ-ਸਹਿਤ _(ਸਗੁਣ) _ਹੈ, ਨਿਰਾਕਾਰ _ਰੂਪ _ (ਨਿਰਗੁਣ) ਹੈ, 
ਮਿਟਾਇਆ _ ਨਹੀਂ ਜਾ _ ਸਕਦਾ _(ਅਖੰਜਸ”), _ਭੰਨਿਆ ਨਹੀਂ ਜਾ _ ਸਕਦਾ।੫੫। 

ਘਾਤ ਤੋ ਪਰੇ ਹੈ, ਪਾਲਣ ਵਾਲਾ ਹੈ _(ਅਕਿਆਤਸ”), ਅਚਲ ਹੈ, _ਅਛਲ _ਹੈ।੫੬। 
ਜੋ ਜਨਮ ਨਹੀਂ ਲੈਂਦਾ, ਜੋ ਦਿਸਦਾ ਨਹੀਂ, ਜੋ _ਛਲਿਆ ਨਹੀਂ ਜਾਂਦਾ, ਜੋ ਅਟੱਲ ਹੈ। ੫੭। 

ਕੁਲ-ਗੋਤ ਤੋਂ ਬਿਨਾ ਹੈ, _ਡਾਂਟ-ਡਪਟ ਤੋਂ ਉੱਚਾ ਹੈ, _ਡੰਗਿਆ ਨਹੀਂ ਜਾ _ਸਕਦਾ, 
ਅੰਗ _(ਦੇਹ) ਤੋਂ ਰਹਿਤ ਹੈ। _੫੮। ਤ੍ਰਾਣ (ਬਲ) ਤੋਂ ਰਹਿਤ ਹੈ, _ਸਥਾਨ ਤੋਂ ਬਿਨਾ ਹੈ, 
ਦੰਗੇ ਤੋਂ ਪਰੇ ਹੈ, _ਨੰਗ-ਦੋਸ਼ ਤੋਂ ਬਾਹਰ _ਹੈ।੫੯। 

ਅਪਾਰ ਹੈ, ਬਹੁਤ ਵੱਡਾ ('ਅਠਾਰ”) ਹੈ, ਸਦਾ ਕਾਇਮ ਹੈ, ਡਰ ਤੋਂ ਰਹਿਤ ਹੈ।੬0। 
ਮਾਨ ਤੋਂ ਰਹਿਤ ਹੈ, ਹਾਨੀ ਤੋਂ ਬਿਨਾ ਹੈ, ਅੰਗਾਂ ਵਿਚ ਵਸਿਆ ਹੋਇਆ ਹੈ, ਅੰਤਹਕਰਨ 
ਵਿਚ ਵਸਿਆ ਹੋਇਆ ਹੈ (ਜਾਂ ਤਰੰਗਾਂ _ਤੋਂ ਰਹਿਤ _ਭਾਵ ਸ਼ਾਂਤ _ਰੂਪ ਵਾਲਾ) _੬੧। 

ਸੁਖ ਦੇਣ ਵਾਲਾ ਹੈ, ਸਭ ਕੁਝ _ਜਾਣਨ ਵਾਲਾ ਹੈ, (ਉਸ ਨਾਲ) ਯੁੱਧ ਨਹੀਂ ਕੀਤਾ 
ਜਾ ਸਕਦਾ, _ਬਲ ਦੀ ਰਖਿਆ ਕਰਨ _ਵਾਲਾ ਹੈ _(ਅਵੋਜਸਚ”)।੬੨। _(ਉਹ ਪ੍ਰਭੂ) _ਆਸਰਾ- 
ਰੂਪ ਹੈ, ਡਰ ਰਹਿਤ ਹੈ, ਪੁਰਸ਼ ਰੂਪ ਹੈ _(ਆ-ਅੰਗ), ਇਸਤਰੀ ਰੂਪ ਹੈ _(ਇ-ਅੰਗ)।੬੩। 

ਸਗੁਣ ਰੂਪ _ਵਾਲਾ ਹੈ, ਸਾਕਾਰ ਰੂਪ _ਵਾਲਾ ਹੈ, ਖੰਡੇ ਜਾਣ ਤੋਂ ਬਿਨਾ ਹੈ, ਡੰਗੇ 
ਜਾਣ ਤੋਂ ਮੁਕਤ ਹੈ।੬੪। ਦੁਖਾਂ ਤੋਂ ਰਹਿਤ ਹੈ, ਸਥਾਪਨਾ ਤੋਂ ਬਿਨਾ ਹੈ, _ਦੰਗੇ-ਕਲੇਸ਼ ਤੋਂ 
ਪਰੇ ਹੈ, _ਨੰਗ-ਦੋਸ਼ ਤੋਂ ਮੁਕਤ ਹੈ।੬੫। ਤਿੰਨ ਤਾਪਾਂ ਤੋਂ ਬਾਹਰ ਹੈ, ਸਥਾਪਿਤ ਨਹੀਂ ਕੀਤਾ 
ਜਾ _ ਸਕਦਾ, _ਰੰਗ-ਰਹਿਤ ਹੈ, _ ਸੁੰਦਰ ਰੰਗ _ ਵਾਲਾ _ਹੈ।੬੬। 


੧੭੮ 


ਸੀ _ਦਸਮ-ਗ੍ਰੰਥ _ਸਾਹਿਬ 


#ਰਧਾ _ਨਰਾਲਛੰਦ/ _ਤੂਪੁ੍‌ਸ਼ਾਦ 


ਸਜਸ _ਤੁਯੰ। ਧਜਸ ਤੁਯੰ। _ਅਲਸ ਤੁਯੰ। ਇਕਸ ਤੁਯੰ। ੧। ੬੭। 
ਜਲਸ ਤੁਯੰ। ਥਲਸ ਤੁਯੰ। ਪੁਰਸ ਤੁਯੰ। ਬਨਸ ਤੁਯੰ। ੨। ੬੮। 


ਗੁਰਸ ਤੁਯੰ। ਗੁਫਸ ਤੁਯੰ। ਨਿਰਸ ਤੁਯੰ। ਨਿਦਸ ਤੁਯੰ। ੩। ੬੯। 


ਸਸਸ_ਤੁਯੰ। ਰਜਸ ਤੁਯੰ। ਤਮਸ ਤੁਯੰ। ੪। ੭0। 


ਮਨਸ ਤੁਯੰ। ਬ੍ਰਿਛਸ ਤੁਯੰ। ਬਨਸ ਤੁਯੰ। ੫। ੭੧। 


ਮਤਸ ਤੁਯੰ। ਗਤਸ ਤੁਯੰ। ਬੁਤਸ ਤੁਯੰ। ਚਿਤਸ ਤੁਯੰ। ੬। ੭੨। 
ਪਿਤਸ ਤੁਯੰ। ਸੁਤਸ ਤੁਯੰ। ਮਤਸ ਤੁਯੰ। ਗਤਸ ਤੁਯੰ। ੭। ੭੩। 


ਤ੍ਰਿਯਸ ਤੁਯੰ। ਪਿਤਸ ਤੁਯੰ। ਬ੍ਰਿਦਸ ਤੁਯੰ। ੮। ੭੪। 


ਕਰਸ ਤੁਯੰ। ਛਲਸ ਤੁਯੰ। ਬਬਲਸ ਤੁਯੰ। ੯। ੭੫। 


ਉਡਸ ਤੁਯੰ। ਪੁਡਸ ਤੁਯੰ। ਗਡਸ ਤੁਯੰ। ਦਧਸ ਤੁਯੰ। ੧0। ੭੬। 


ਛਪਸ ਤੁਯੰ। ਗਰਬਸ ਤੁਯੰ। ਦਿਰਬਸ ਤੁਯੰ। ੧੧। ੭੭। 


ਜੈਅਸ ਤੁਯੰ। ਖੈਅਸ ਤੁਯੰ। ਧੈਅਸ ਤੁਯੰ। ਤ੍ਰੈਅਸ ਤੁਯੰ। ੧੨। ੭੮। 


/ਨੈਰਾਲ _ਛੱਦ/ ਤੂਪੁਸ਼/ਟ 
ਚਾਰ ਚੰਦੂਕਾ। _ਸੁਭੰਤ ਰਾਜ ਸੁ_ਪੂਭਾ। 


ਦੁਸਟ ਮੌਡਲੀ। ਸੁਭੰਤ ਰਾਜ ਸੁ ਥਲੀ। ੧। ੭੯। 


ਚੰਡ _ਮੰਡਕਾ। ਅਖੰਡ ਖੰਡ _ਦੁਪਲਾ। 
ਬਿਜੁ ਜ੍ਰਾਲਕਾ। _ਅਨੌਤ _ਗਦਿ _ਬਿਦਸਾ। _੨। _੮0। 


ਭਾਵ ਉਜਲੰ। _ਦਲੰਤ ਦੁਖ ਦੁ _ਦਲੰ। 
ਪਾਤ _ਸੋਹੀਯੰ। ਸਮੁੰਦੂ ਬਾਜ ਲੋਹੀਯੰ। ੩। _੮੧। 


ਗੇਂਦ ਬ੍ਰਿਦਯੰ। ਅਖੇਦ ਨਾਦ ਦੁਧਰੰ। 
ਬਟ _ਬਟਕੰ। ਅਘਟ ਅਨਟ ਸੁਖਲੰ। ੪। ੮੨। 


ਤੁਟ ਦ੍ਰਿਬਕੰ। _ਅਜੁਟ ਛੁਟ ਸੁਛਕੰ। 
ਤੁਟ ਆਸਨੰ। _ਅਲੇਖ _ਅਭੇਖ _ਅਨਾਸਨੰ। ੫। ੮੩। 


ਗਿਆਨ ਪ੍ਰਬੋਧ ੧੭੮ 


%#ਰਧ ਨਰਾਜ਼ _ਛੱ/ ਤੇਗ /ਨਪਾ ਨਾਲ 
ਤੂੰ ਯਸ਼-ਸਹਿਤ ਹੈ, ਧੁਜਾ _(ਸਨਮਾਨ) _ਵਾਲਾ_ ਹੈਂ, ਪੂਰਨ _('ਅਲਸ”) ਰੂਪ _ਵਾਲਾ ਹੈ 
ਅਤੇ ਇਕੋ-ਇਕ ਹੈਂ1੬੭। ਜਲ ਵਿਚ ਤੂੰ ਹੈਂ, ਥਲ ਵਿਚ ਤੂੰ ਹੈਂ, ਨਗਰਾਂ (ਪੁਰ) ਵਿਚ 
ਤੂੰ ਹੈਂ, ਬਨਾਂ ਵਿਚ ਤੂੰ ਹੈਂ।੬੮। 
ਤੂੰ ਹੀ ਗੁਰੂ ਹੈਂ, ਤੂੰ ਹੀ ਗੁਫਾ ਹੈਂ, ਤੂੰ ਹੀ ਰਸ-ਰਹਿਤ ਹੈ ਅਤੇ 
ਜਾਣ ਤੋਂ ਬਾਹਰ ਹੈ।੬੯। ਤੂੰ ਹੀ ਸੂਰਜ ਹੈਂ, ਤੂੰ ਹੀ ਚੰਦੂਮਾ ਹੈਂ, ਤੂੰ 
ਤੂੰ 


ਅਤੇ ਹੀ ਤਮੋ ਗੁਣ ਹੈਂ1੭0। 

ਤੂੰ ਹੀ ਧਨ ਹੈਂ, ਤੂੰ ਹੀ ਮਨ ਹੈਂ, ਤੂੰ ਹੀ ਬ੍ਰਿਛ ਹੈਂ ਅਤੇ ਤੂੰ ਹੀ ਬਨ ਹੈਂ।੭੧। ਤੂੰ 
ਹੀ ਬੁੱਧੀ (ਮਤ) ਹੈਂ, ਤੂੰ ਹੀ ਮਕਤੀ (ਗਤ) ਹੈ, ਤੂੰ ਹੀ ਬੂਤ ਹੈਂ _ਅਤੇ ਤੂੰ ਹੀ ਚੇਤਨ ਸਰੂਪ 
ਹੈਂ।੭੨। ਤੂੰ ਹੀ ਪਿਤਾ ਹੈਂ, ਤੂੰ ਹੀ ਪੁੱਤਰ ਹੈ', ਤੂੰ ਹੀ ਮਾਤਾ ਹੈਂ _ਅਤੇ ਤੂੰ ਹੀ ਗੋਤ (ਗਤ) 
ਹੈਂ।੭੩। ਤੂੰ ਹੀ ਪੁਰਸ਼ ਹੈ, ਤੂੰ ਹੀ ਇਸਤਰੀ ਹੈ, ਤੂੰ ਹੀ ਪਿਤਾ ਹੈਂ, ਅਤੇ ਤੂੰ ਹੀ ਬਜ਼ੁਰਗ 
('ਬ੍ਿਦ”) ਹੈਂ।੭੪। 


ਬਲ ਹੈਂ।੭੫। ਤੂੰ ਹੀ ਤਾਰਾ ('ਉਡਸ”) ਹੈਂ, ਤੂੰ ਹੀ ਆਕਾਸ਼ (ਪੁਡ) ਹੈ, ਤੂੰ 
(ਗਡ) ਹੈਂ ਅਤੇ ਤੂੰ ਹੀ ਸਮੁੰਦਰ ਹੈਂ। _੭੬। 

ਤੂੰ ਹੀ ਸੂਰਜ ਹੈਂ, ਤੂੰ ਹੀ ਚੰਦੂਮਾ ('ਛਪਸ”) ਹੈਂ, ਤੂੰ ਹੀ ਗਰਬ ਹੈ ਅਤੇ ਤੂੰ ਹੀ 
ਧਨ-ਦੌਲਤ _('ਦਿਰਬ”) ਹੈਂ।੭੭। ਤੂੰ ਹੀ ਜਿਤਣ ਵਾਲਾ ਹੈਂ, ਤੂੰ ਹੀ ਥੈ ਕਰਨ ਵਾਲਾ ਹੈ, 
ਤੂੰ ਹੀ ਪੁਰਸ਼ (ਧੈ) ਦਾ ਬੀਰਜ ਹੈਂ ਅਤੇ ਤੂੰ ਹੀ (ਉਸ ਨੂੰ ਧਾਰਨ ਕਰਨ ਵਾਲੀ) ਇਸਤਰੀ 
('ਤ੍ੈਅਸ”) ਹੈੱ।੭੮। 
ਨਰਾਜ਼ _ਛੱਟ/ ਤੋਲ _/ਕੈਆਾ ਨਾਲ 

(ਤੇਰੀ) _ ਸੁੰਦਰ _ ਰੌਸ਼ਨੀ _('ਚੰਦ੍ਕਾ') _ਚਕਰਿਤ _ ਕਰਦੀ _ਹੈ, ਰਾਜਸੀ _ ਸ਼ੋਭਾ _(ਪੂਭਾ) 
ਬਹੁਤ ਸ਼ੋਭਦੀ ਹੈ। (ਉਸ ਦੇ ਸਾਹਮਣੇ) ਦੁਸ਼ਟਾਂ ਦੀ ਮੰਡਲੀ ਦਬ ਜਾਂਦੀ ਹੈ ਅਤੇ ਰਾਜਧਾਨੀ 
ਸ਼ੋਭਾਇਮਾਨ ਹੈ।੭੯। 

(ਤੇਰੀ) _ਪੁਚੰਡ _ਸੈਨਾ _('ਮੰਡਕਾ”) _ਚਲਾਇਮਾਨ _ ਹੁੰਦੀ ਹੈ, _ ਅਖੰਡ _ (ਸਮਝੇ _ ਜਾਣ 
ਵਾਲਿਆਂ) ਨੂੰ ਦੋ ਪਲਾਂ ਵਿਚ ਹੀ ਖੰਡਿਤ ਕਰ ਦਿੰਦੀ ਹੈ, ਬਿਜਲੀ ਵਾਂਗ (ਤੇਰੀ) ਜਵਾਲਾ 
ਖਿਮਦੀ _ਹੈ ਅਤੇ ਚੌਹਾਂ _ਪਾਸੇ _ਅਨੰਤ _ਸ਼ਬਦਾਂ _(ਗਦਿ) ਦਾ ਗਾਇਨ ਹੁੰਦਾ ਹੈ।੮0। 

(ਤੇਰਾ) _ਉਜਲਾ _ਸਰੂਪ _ਲਿਸ਼ਕਾਂ _ਮਾਰਦਾ ਹੈ, ਦੁੱਖਾਂ ਦੇ ਦੋਹਾਂ ਦਲਾਂ _(ਜਨਮ _ਅਤੇ 
ਮਰਨ) ਨੂੰ ਦਲ ਦਿੰਦਾ ਹੈਂ, (ਤੇਰੇ) ਘੋੜਿਆਂ ਦੀ ਕਤਾਰ ਸ਼ੁਭਾਇਮਾਨ ਹੈ (ਜਿਸ ਨੂੰ ਵੇਖ 
ਕੇ) ਸਮੁੰਦਰ _ਦਾ _ਘੋੜਾ _(ਬਾਜ) _(ਉਚੈਸੁਵਾ) _ਕ੍ਰੋਧਵਾਨ ਹੋ ਜਾਂਦਾ _ਹੈ।੮੧। 

(ਤੇਰੇ _ਸਿਰਜੇ _ਹੋਏ) _ਸਾਰੇ _ਗੋਲ _ਬੁਹਮੰਡ _ਨਿੰਦਾ-ਰਹਿਤ _ਹਨ, _ (ਤੁਸੀਂ) ਆਨੰਦ 
('ਅਥੇਦ”) ਨਾਦ _ਵਜੋਂ`_ਦੋਹਾਂ ਪਾਸੇ (ਪੂਰਨ) ਹੋ, _ਨ _ਬਣਾਏ ਜਾ _ਸਕਣ _('ਅਠਟ”) ਵਾਲੀ 
(ਬ੍ਰਹਮ ਰੂਪ) ਗੋਲੀ _('ਬਟਕੰ”) ਨੂੰ _ਵਟਦੇ ਹੋ, _ਨ ਘਟਣ _ਵਾਲੇ _ਸਦੀਵੀ _('ਅਨਟ”) ਸੁਖਾਂ 
ਨਾਲ _ਭਰੇ _ਪੂਰੇ _ਹੋ।੮੨। 

(ਤੇਰਾ) ਧਨ ('ਦ੍ਰਿਬਕੰ”) ਨ ਮੁਕਣ ਵਾਲਾ ਅਤੇ ਨ ਘਟਣ ਵਾਲਾ ਹੈ, (ਤੂੰ) ਨ 
ਜੁੜਨ ਵਾਲਾ _(ਅਜੁਟ”), ਸੁਤੰਤਰ ਅਤੇ _ਨਿਰਲਿਪਤ ਹੈਂ, (ਤੇਰਾ) ਆਸਣ ਨ ਘਟਣ ਵਾਲਾ 
ਅਤੇ ਨ ਟੁੱਟਣ ਵਾਲਾ ਹੈ, (ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਰਹਿਤ ਅਤੇ ਨਾਸ਼ ਤੋਂ ਪਰੇ ਹੈਂ।੮੩। 


ਹੀ 


੧੭੮੯ 


ਸੀ _ਦਸਮ-ਗ੍ਰੰਥ _ਸਾਹਿਬ 


ਸੁਭੰਤ ਦੰਤ ਪਦੁਕੰ। ਜਲੰਤ ਸਾਮ ਸੁ _ਘਟੰ। 
ਸੁਭੰਤ ਛੁਦੁ _ਘੰਟਕਾ। ਜਲੰਤ ਭਾਰ ਕਛਟਾ। ੬। ੮੪। 


ਸਿਰੀਸੁ _ਸੀਸ ਸੁਭੀਯੰ। _ਘਟਾਕ ਬਾਨ _ਉਭੀਯੰ। 
ਸੁਭੰਤ ਸੀਸ _ਸਿਧਰੰ। ਜਲੰਤ ਸਿਧਰੀ ਨਰੰ। ੭। ੮੫। 


ਚਲੰਤ _ਦੰਤ ਪਤਕੰ। _ਭਜੰਤ ਦੇਖਿ ਦੁਦਲੰ। 
ਤਜੰਤ ਸਸਤ੍ਰ _ਅਸਤ੍ਰਕੰ। ਚਲੰਤ _ਚਕੂ _ਚਉਦਿਸੰ। ੮। ੮੬। 


ਅਗੰਮ _ਤੇਜ _ਸੋਭੀਯੰ। _ਰਿਖੀਸ ਈਸ ਲੋਭੀਯੰ। 
ਅਨੇਕ ਬਾਰ ਧਿਆਵਹੀ। ਨ ਤਤ ਪਾਰ ਪਾਵਹੀ। ੯। ੮੭। 


ਸੁ ਧੂਮ ਧੂਮਹੀ। ਅਘੂਰ ਨੇਤਰ ਘੂਮਹੀ। 


ਅਧੋ 
ਸੁ ਪੰਚ ਅਗਨ ਸਾਧੀਯੰ। ਨ ਤਾਮ ਪਾਰ ਲਾਧੀਯ। ੧0। ੮੮। 
ਨਿਵਲ ਆਦਿ ਕਰਮਣੰ। ਅਨੰਤ ਦਾਨ ਧਰਮਣੰ। 

ਅਨੰਤ ਤੀਰਥ ਬਾਸਨੰ। ਨ ਏਕ ਨਾਮ ਕੇ ਸਮੌ। ੧੧। ੮੯। 

ਅਨੰਤ _ਜਗ੍ਯ _ਕਰਮਣੰ। _ਗਜਾਦਿ ਆਦਿ _ਧਰਮਣੰ। 

ਅਨੇਕ ਦੇਸ ਭਰਮਣੰ। ਨ ਏਕ ਨਾਮ ਕੇ ਸਮੌੰ। ੧੨। ੯0। 


ਇਕੰਤ ਕੁੰਟ ਬਾਸਨੰ। ਭੂਮੰਤ _ਕੋਟਕੰ ਬਨੰ। 
ਉਚਾਟਨਾਦ _ਕਰਮਣੰ। ਅਨੇਕ ਉਦਾਸ _ਭਰਮਣੰ। ੧੩। ੯੧। 


ਅਨੇਕ _ਭੇਖ _ਆਸਨੰ। _ਕਰੋਰ ਕੋਟਕੰ ਬੂਤੰ। 

ਦਿਸਾ _ਦਿਸਾ ਭੁਮੇਸਨੰ। ਅਨੇਕ ਭੇਖ _ਪੇਖਨੰ। ੧੪। _੯੨। 
ਕਰੋਰ ਕੋਟ ਦਾਨਕੰ। ਅਨੇਕ _ਜਗ੍ਯ _ਕ੍ਰਤਬਿਯੰ। 

ਸਨ੍ਯਾਸ ਆਦਿ _ਧਰਮਣੰ। ਉਦਾਸ ਨਾਮ _ਕਰਮਣੰ। _੧੫। ੯੩। 


ਅਨੇਕ ਪਾਠ _ਪਾਠਨੰ। ਅਨੰਤ ਠਾਟ ਠਾਟਨੰ। 
ਨ ਏਕ ਨਾਮ ਕੇ ਸਮੰ। ਸਮਸਤ ਸ੍ਿਸਟ ਕੇ ਭੂਮੰ। ੧੬। ੯੪। 


ਜਗਾਦਿ ਆਦਿ _ਧਰਮਣੰ। ਬੈਰਾਗ ਆਦਿ _ਕਰਮਣੰ। 
ਦਯਾਦਿ ਆਦਿ _ਕਾਮਣੰ। ਅਨਾਦ ਸੰਜਮ ਬ੍ਰਿਦੰ। ੧੭। ੯੫। 


ਗਿਆਨ ਪ੍ਰਬੋਧ ੧੭੯ 


(ਤੇਰੇ) ਦੰਦਾਂ ਦੀ ਪੰਕਤੀ ਸ਼ੋਭਦੀ ਹੈ, _(ਜਿਸ ਨੂੰ ਵੇਖ ਕੇ ਦੁਖਾਂ ਰੂਪੀ) _ਕਾਲੀਆਂ 
ਘਟਾਵਾਂ _ਸੜਦੀਆਂ ਹਨ, _(ਤੇਰੀ _ਤੜਾਗੀ _ਨਾਲ) ਛੋਟੀਆਂ ਛੋਟੀਆਂ _ਘੁੰਘਰੀਆਂ ਸੋਭ _ਰਹੀਆਂ 
ਹਨ, (ਤੇਰੀ) ਚਮਕ ਨੂੰ (ਵੇਖ ਕੇ) ਸੂਰਜ _ਦੀ ਸ਼ੋਭਾ ਸੜਦੀ ਹੈ (ਦੁਖੀ ਹੁੰਦੀ ਹੈ ਜਾਂ 
ਸ਼ਰਮਾਉ'ਦੀ _ਹੈ)।੮੪। 

(ਤੇਰੇ) ਸਿਰ _ਉਤੇ _ਕਲਗੀ _('ਸਿਰੀਸੁ”) (ਇੰਜ) _ਸੁਭਾਇਮਾਨ ਹੈ _(ਜਿਵੇਂ) _ਘਟਾਵਾਂ 
ਵਿਚ _ਇੰਦਰ-ਧਨੁਸ਼ ('ਘਟਾਕ ਬਾਨ”) ਉਭਰਿਆ ਹੋਇਆ ਹੈ, ਸਿਰ ਉਤੇ ਮੁਕਟ _('ਸਿਧਰੰ”) 
ਸ਼ੋਭ _ਰਿਹਾ _ਹੈ। (ਜਿਸ ਨੂੰ ਵੇਖ _ਕੇ) ਚੰਦੂਮਾ _('ਸਿਧਰੀ _ਨਿਰੰ”) _ਸ਼ਰਮਾਉਂਦਾ _ਹੇ।੮੫। 

(ਤੁਹਾਨੂੰ _ਵੇਖ ਕੇ) ਦੈਂਤਾਂ ਦੀਆਂ _ਕਤਾਰਾਂ ਚਲੀਆਂ ਜਾਂਦੀਆਂ _ਹਨ ਅਤੇ ਦੁਸ਼ਟਾ ਦੇ 
ਦਲ ਭਜ ਜਾਂਦੇ ਹਨ, ਜਦੋਂ (ਤੁਸੀਂ) ਅਸਤੁ _ਅਤੇ ਸ਼ਸਤ੍ਰ _ਛਡਦੇ ਹੋ (ਤਦੋਂ ਤੁਹਾਡਾ ਹੁਕਮ 
ਰੂਪ) _ਚੱਕਰ _ ਚੌਹਾਂ _ਪਾਸੇ ਚਲਣ _ ਲਗਦਾ _ਹੈ।੮੬। 

(ਤੁਹਾਡਾ) ਨ ਨਸ਼ਟ ਕੀਤਾ ਜਾ ਸਕਣ ਵਾਲਾ _(ਅਗੰਜ) ਤੇਜ ਸ਼ੋਭ ਰਿਹਾ ਹੈ, (ਜਿਸ 
ਨੂੰ ਵੇਖਣ ਲਈ) ਰਿਸ਼ੀ ਅਤੇ ਸ਼ਿਵ _ਲੁਭਾਇਮਾਨ ਹੋ_ ਰਹੇ ਹਨ; ਅਨੇਕ _ਵਾਰ (ਤੇਰੇ ਨਾਮ 
ਦਾ) ਸਿਮਰਨ ਕਰਦੇ ਹਨ, (ਪਰ) ਫਿਰ _ਵੀ ਤੇਰਾ ਪਾਰ ਨਹੀਂ ਪਾ _ਸਕਦੇ।੮੭। 

(ਅਨੇਕਾਂ _ਲੋਕ) _ਉਲਟੇ _ਲਟਕ _ਕੇ __ਧੂਣੀਆਂ _ਧੁਖਾਉਂਦੇ _ਹਨ, _ (ਅਨੇਕਾਂ _ਸਾਧਕ) 
ਅਚਲ _ਨੇਤਰਾਂ ਨਾਲ _(ਇਧਰ _ਉਧਰ) ਘੁੰਮਦੇ ਹਨ, (ਕਈ) _ਪੰਜ _ਅਗਨੀਆਂ _ਜਾਂ _ਧੂਣੀਆਂ 
ਧੁਖਾ ਕੇ ਸਾਧਨਾ _ਕਰਦੇ ਹਨ, (ਪਰ) ਤਾਂ ਵੀ (ਉਹ ਤੇਰਾ) ਪਾਰ ਨਹੀਂ ਪਾ _ਸਕਦੇ।੮੮। 

(ਚਾਹੇ ਕੋਈ) ਨੌਲਿ ਆਦਿ ਕਰਮ _ਕਰੇ ਅਤੇ ਅਨੰਤ _ਦਾਨ ਦੇ ਕੇ _ਧਰਮ-ਕਰਮ 
ਕਰੇ, ਅਨੇਕਾਂ ਤੀਰਥਾਂ ਉਤੇ ਜਾ ਕੇ ਵਸੇ, (ਉਹ ਸਭ) ਇਕ ਨਾਮ ਜਪਣ ਦੇ ਤੁਲ ਨਹੀਂ 
ਹਨ।੮੯। 

(ਭਾਵੇਂ ਕੋਈ) ਅਨੰਤ ਯੱਗ _ਅਤੇ _ਕਰਮ _(ਕਰਦਾ ਫਿਰੇ), ਹਾਥੀਆਂ ਨੂੰ ਦਾਨ ਦੇਣ 
ਦਾ ਧਰਮ ਪਾਲੇ, ਅਨੇਕ ਦੇਸਾਂ ਵਿਚ ਫਿਰਦਾ ਰਹੇ, (ਇਹ ਸਭ) ਇਕ ਨਾਮ _ਦੇ ਬਰਾਬਰ 
ਨਹੀ _ਹਨ।੯0। 

(ਭਾਵੇਂ ਕੋਈ) ਗੁਫਾ ਵਿਚ ਇਕਾਂਤ ਵਾਸ ਕਰੇ, ਕਰੋੜਾਂ _ਬਨਾਂ ਵਿਚ _ਭਰਮਦਾ ਰਹੇ, 
ਦੁਨੀਆ ਤੋਂ _ਉਚਾਟ ਹੋਣ ਦੇ ਕਰਮ ਕਰਦਾ ਰਹੇ, ਅਤੇ ਉਦਾਸ ਹੋ ਕੇ ਅਨੇਕ (ਥਾਂਵਾਂ `ਤੇ) 


ਫਿਰਦਾ _ਰਹੇ।੯੧। 

ਅਨੇਕ _ਤਰ੍ਹਾਂ ਦੇ _ਭੇਖ ਅਤੇ ਆਸਨ ਕਰੇ, __ ਕਰੋੜਾਂ _ਵਾਰ _ਕਰੋੜਾਂ ਤਰ੍ਹਾਂ ਦੇ _ਬ੍ਰਤ 
ਧਾਰਨ ਕਰੇ, _ਦਿਸ਼ਾ-ਵਿਦਿਸ਼ਾ ਵਿਚ _ਭਰਮਦਾ ਰਹੇ ਅਤੇ ਅਨੇਕਾਂ _ਭੇਖਾਂ ਨੂੰ ਵੇਖਦਾ _ਰਹੇ।੯੨। 

ਕਰੋੜਾਂ _ਵਾਰ _ਕਰੋੜਾਂ ਤਰ੍ਹਾਂ ਦੇ _ਦਾਨ ਕਰੇ, ਅਨੇਕ ਤਰ੍ਹਾਂ ਦੇ _ਯੌਂਗ _ਕਰਦਾ ਫਿਰੇ, 
ਸੰਨਿਆਸ _ ਆਦਿ _ਧਰਮ _ (ਦਾ ਪਾਲਨ) _ ਕਰੇ _ਅਤੇ _ਉਦਾਸ _ ਨਾਮ _ਵਾਲੇ _ਕਰਮ _ ਕਰਦਾ 
ਦਿਰੋ।੯੩। 

ਅਨੇਕ ਤਰ੍ਹਾਂ ਦੇ _ਪਾਠ ਪੜ੍ਹਦਾ ਰਹੇ, ਅਨੇਕ ਤਰ੍ਹਾਂ ਦੇ _ਠਾਠ ਬਣਾਉਂਦਾ ਰਹੇ, (ਪਰ 
ਇਨ੍ਹਾਂ ਵਿਚੋਂ ਕੋਈ _ਵੀ ਪਰਮਾਤਮਾ ਦੇ) ਇਕ ਨਾਮ ਦੇ ਸਮਾਨ ਨਹੀਂ ਹੈ? (ਇਹ) ਸਾਰੇ 
ਅਸਲ _ਵਿਚ ਸ੍ਰਿਸ਼ਟੀ (ਵਿਚ _ਪਸਰੇ) ਭਰਮ _ਹੀ _ਹਨ।੯੪। 

(ਭਾਵੇਂ ਕੋਈ) _ਯੌਂਗ ਆਦਿ ਧਰਮਾਂ ਦਾ ਪਾਲਨ _ਕਰੇ, _ਬੈਰਾਗ ਆਦਿ ਕਰਮ _ਕਰੇ, 
ਦਇਆ ਆਦਿ ਕਾਮਨਾਵਾਂ ਕਰੇ, _ਅਨਾਦਿ _ਕਾਲ ਤੋਂ ਚਲੇ ਆ ਰਹੇ ਵੱਡੇ _ਸੰਯਮ _ਧਾਰਨ 
ਕਰੇ ।੯੫। 


੧੮0 


ਸੀ _ਦਸਮ-ਗ੍ਰੰਥ _ਸਾਹਿਬ 


ਅਨੇਕ ਦੇਸ _ਭਰਮਣੰ। ਕਰੋਰ ਦਾਨ ਸੰਜਮੰ। 


ਅਨੇਕ ਗੀਤ _ਗਿਆਨਨੰ। ਅਨੰਤ ਗਿਆਨ ਧਿਆਨਨੰ। ੧੮। ੯੬। 


ਅਨੰਤ ਗਿਆਨ ਸੁਤਮੰ। ਅਨੇਕ ਕ੍ਰਿਤ ਸੁ ਬ੍ਰਿਤੰ। 


ਬਿਆਸ ਨਾਰਦ ਆਦਕੰ। ਸੁ _ਬੁਹਮੁ ਮਰਮ ਨਹਿ ਲਹੰ। ੧੯। ੯੭। 


ਕਰੋਰ ਜੰਤਰ _ਮੌਤੂਣੰ। ਅਨੰਤ ਤੰਤ੍ਣੰ ਬਣੰ। 
ਬਸੇਖ _ਬ੍ਯਾਸ _ਨਾਸਨੰ। ਅਨੰਤ ਨ੍ਯਾਸ ਪ੍ਰਾਸਨੰ। ੨0। _੯੮। 


ਜਪੰਤ ਦੇਵ _ਦੈਤਨੰਂ। ਥਪੰਤ ਜਛ ਗੰਧ੍ਹਬੰ। 
ਬਦੰਤ _ਬਿਦਣੋਧਰੰ। ਗਣੰਤ ਸੇਸ ਉਰਗਣੰ। ੨੧। ੯੯। 


ਜਪੰਤ _ਪਾਰਵਾਰਯੰ। _ਸਮੁੰਦੂ _ਸਪਤ _ਧਾਰਯੰ। 
ਜਣੰਤ ਚਾਰ _ਚਕੂਣੰ। ਧ੍ਰਮੰਤ ਚਕ _ਬਕ੍ਰਣੰ। ੨੨। _੧00। 


ਜਪੰਤ ਪੰਨਗੰ __ਨਕੰ। _ਬਰੰ_ਨਰੰ _ਬਨਸਪਤੰ। 
ਅਕਾਸ _ਉਰਬੀਅੰ ਜਲੰ। _ਜਪੰਤ ਜੀਵ ਜਲ _ਥਲੰ। ੨੩। _੧0੧। 
ਸੋ ਕੋਟ ਚਕੂ _ਬਕਤ੍ਣੰ। ਬਦੰਤ ਬੇਦ ਚਤ੍ਰਕੰ। 
ਅਸੰਭ _ਅਸੰਭ _ਮਾਨੀਐ। _ਕਰੋਰ _ਬਿਸਨ _ਠਾਨੀਐ। _੨੪। ੧0੨। 


ਅਨੰਤ _ਸੁਰਸੁਤੀ ਸਤੀ। _ਬਦੰਤ ਕ੍ਰਿਤ ਈਸੁਰੀ। 
ਅਨੰਤ ਅਨੰਤ _ਭਾਖੀਐ। ਅਨੰਤ ਅੰਤ" ਲਾਖੀਐ। _੨੫। _੧0੩। 


ਨਰ ਨਰਾਜ ਛੰਦ 
ਅਨਾਦਿ _ਅਗਾਧਿ _ਬਿਆਧਿ ਆਦਿ _ਅਨਾਦਿ ਕੋ _ਮਨਾਈਐ। 
ਅਗੰਜ _ਅਭੰਜ _ਅਰੰਜ _ਅਗੰਜ ਗੰਜ ਕਉ ਧਿਆਈਐ। 
ਅਲੇਖ _ਅਭੇਖ _ਅਦ੍ੈਖ _ਅਰੇਖ _ਅਸੇਖ _ਕੋ_ਪਛਾਨੀਐ। 
ਨ ਭੂਲ ਜੰਤੂ _ਤੰਤੁ ਮੰਤ ਭਰਮ ਭੇਖ ਠਾਨੀਐ। _੧। _੧0੪। 


ਕ੍ਰਿਪਾਲ ਲਾਲ ਅਕਾਲ ਅਪਾਲ ਦਇਆਲ ਕੋ _ਉਚਾਰੀਐ। 
ਅਧਰਮ _ਕਰਮ _ਧਰਮ _ਭਰਮ ਕਰਮ ਮੈ ਬਿਚਾਰੀਐ। 

ਅਨੰਤ ਦਾਨ ਧਿਆਨ ਗਿਆਨ _ਧਿਆਨਵਾਨ ਪੇਖੀਐ। 
ਅਧਰਮ ਕਰਮ ਕੇ ਬਿਨਾ ਸੁ ਧਰਮ ਕਰਮ ਲੇਖੀਐ। ੨। ੧0੫। 


ਗਿਆਨ ਪ੍ਰਬੋਧ ੧੮0 


(ਭਾਵੇਂ ਕੋਈ) ਅਨੇਕ ਦੇਸ਼ਾਂ _ਵਿਚ ਘੁੰਮਦਾ ਫਿਰੇ, ਕਰੋੜਾਂ _ਦਾਨ ਦੇਣ ਦਾ 
ਕਰੇ, ਅਨੇਕ _ਤਰ੍ਹਾਂ _ਗਿਆਨ-ਗੀਤਾ ਦਾ ਗਾਇਨ ਕਰੇ, _ਅਨੇਕ ਤਰ੍ਹਾਂ ਦੇ _ਧਿਆਨਾਂ ਨੂੰ ਜਾਣਦਾ 
ਹੌਂਵੇ।੯੬। 

(ਭਾਵੇਂ ਕੋਈ) ਅਨੇਕ ਤਰ੍ਹਾਂ _ਦੇ _ਸ੍ਰੇਸ਼ਠ ਗਿਆਨ ਜਾਣਦਾ ਫਿਰੇ, ਅਨੇਕ _ਸ਼ੁਭ _ਕਰਮਾਂ 
ਵਿਚ _ਬਿਰਤੀ _ਲਗਾਂਦਾ _ਰਹੇ _(ਪਰ) _ਬਿਆਸ _ਨਾਰਦ ਆਦਿ ਵੀ ਉਸ ਬੁਹਮ ਦਾ ਭੇਦ 
ਨਹੀਂ ਪਾ _ਸਕਦੇ।੯੭। 

(ਭਾਵੇਂ ਕੋਈ) ਕਰੋੜਾਂ _ਜੰਤਰ-ਮੰਤਰ ਕਰੇ, ਅਨੰਤ _ਤੰਤਰ ਬਣਾਉਂਦਾ ਫਿਰੇ, ਵਿਸ਼ੇਸ਼ 
ਰੂਪ ਵਿਚ _ਬਿਆਸ ਰਿਸ਼ੀ ਦੀ ਗੱਦੀ ਉਤੇ ਬੈਠਣ (ਦਾ ਉਦਮ ਕਰੇ), ਅਨੇਕ ਤਰ੍ਹਾਂ _ਦੇ 
ਭੋਜਨਾਂ ਦਾ ਤਿਆਗ _ ਕਰੇ।੯੮। 

(ਹੇ ਪੁਭੂ _! ਤੈਨੂੰ) ਦੈਂਤ ਅਤੇ ਦੇਵਤੇ _ਜਪਦੇ ਹਨ, _ਜੱਛ _(ਯਕਸ਼) _ਅਤੇ _ਗੰਧਰਬ 


ਪੂਜਦੇ `ਹਨ, _ਵਿਦਿਆਧਰ ਯਸ਼ ਗਾਉਂਦੇ ਹਨ, _ ਸ਼ੇਸ਼ ਨਾਗ _(“ਉਰਗਣ') ਨਾਮ _ਜਪਦੇ ਹਨ 
(“ਗਣੰਤ”)।੯੯। 

(ਤੈਨੂੰ) ਉਰਾਰ ਅਤੇ ਪਾਰ (ਦੇ ਲੋਕ) _ਜਪਦੇ _ਹਨ, (ਤੁਸੀਂ) _ਸੌਤ ਸਮੁੰਦਰ ਟਿਕਾਏ 
ਹੋਏ ਹਨ, ਚੌਹਾਂ _ਚੌਕਾਂ ਵਿਚ (ਤੁਸੀਂ) ਜਾਣੇ ਜਾਂਦੇ ਹੋਂ, (ਤੁਸੀਂ) ਟੇਢੇ ਚੱਕਰ ਨੂੰ ਧਾਰਨ _ਕੀਤਾ 
ਹੋਇਆ ਹੈ।੧00। 

(ਤੈਨੂੰ) ਸੈਂਪ ('ਪੰਨਗੰ”) ਅਤੇ _ਤੇਂਦੂਏ _('ਨਕੰ”) _ਜਪਦੇ ਹਨ, ਬਨਸਪਤੀ ਅਤੇ _ਸੂਸ਼ਠ 
ਮਨੁੱਖ _(ਤੇਰਾ _ਵਰਣਨ) _ ਕਰਦੇ _ਹਨ, ਆਕਾਸ਼, ਪ੍ਰਿਥਵੀ _(“ਉਰਬੀਅੰ), ਪਾਤਾਲ _(ਜਲੰ-ਜਲ 
ਦਾ ਹੇਠਲਾ ਲੋਕ), _ ਅਤੇ _ਜਲਾਂ-ਥਲਾਂ _ਦੇ _ ਜੀਵ _ਜਪਦੇ _ਹਨ। _੧0੧। 

ਕਰੋੜਾਂ ਚੌਹਾਂ _ ਮੂੰਹਾਂ ਵਾਲੇ _ਬ੍ਰਹਮੇ (ਚਕ੍ਰ _ਬਕਤ੍ਰਣੰ) ਅਤੇ _ਚਾਰ _ਵੇਦ (ਤੇਰਾ) ਯਸ਼ 
ਕਥਦੇ ਹਨ, ਸ਼ਿਵ (ਤੇਰੇ) ਵਿਚਿਤ੍ਰ ਰੂਪ ਨੂੰ ਮੰਨਦੇ ਹਨ ਅਤੇ ਕਰੋੜਾਂ _ਵਿਸ਼ਣੂ _ਵੀ (ਤੇਰਾ) 
ਧਿਆਨ ਕਰਦੇ ਹਨ।੧0੨। 

ਅਨੰਤ ਸਰਸਵਤੀ, ਸਤੀ ਅਤੇ ਲਕਸ਼ਮੀ _ਆਦਿ _ਦੇਵੀਆਂ ਤੇਰੇ ਯਸ਼ ਦਾ ਗਾਇਨ 
ਕਰਦੀਆਂ _ਹਨ, ਅਨੰਤ ਸ਼ੇਸ਼ਨਾਗ (ਅਨੰਤ) ਸਿਮਰਨ ਕਰਦੇ ਹਨ, ਅੰਤ ਵਿਚ _(ਸਭ _ਦੁਅਰਾ 
ਤੂੰ) ਅਨੰਤ ਰੂਪ _ ਵਾਲਾ _ ਜਾਣਿਆ _ ਜਾਂਦਾ _ਹੈ।੧0੩। 
ਰੇ ਨਰ ਛੰਦ 

ਅਨਾਦਿ, _ਅਗਾਧ, _ਰੋਂਗਾਂ _ਦੇ ਮੂਲ ਕਾਰਨ ਸਰੂਪ ਅਤੇ ਧੁਨੀ ਤੋਂ ਬਿਨਾ ਰੂਪ ਵਾਲੇ 
ਨੂੰ ਮੰਨਣਾ _ਚਾਹੀਦਾ ਹੈ; _ ਅਗੰਜ, _ਅਭੰਜ, _ ਅਰੰਜ _ (ਰੰਜ _ਰਹਿਤ), _ਅਗੰਜ _ਅਤੇ _ ਗੰਜ 
(ਖ਼ਜ਼ਾਨਾ) ਰੂਪ ਨੂੰ _ਧਿਆਉਣਾ ਚਾਹੀਦਾ ਹੈ; (ਉਸ) ਅਲੇਖ, _ਅਭੇਖ, ਅਦੈਰੈਸ਼, _ਅਰੇਖ _(ਰੇਖਾ- 
ਰਹਿਤ), _ਅਸ਼ੇਖ _(ਪਰਿ ਪੂਰਨ) _ਨੂੰ _ਪਛਾਣਨਾ ਚਾਹੀਦਾ ਹੈ। _ਭੁਲ ਕੇ _ਵੀ ਯੰਤਰ, _ਤੰਤਰ 


ਅਤੇ _ ਮੰਤਰ, _ ਭਰਮ _ ਅਤੇ _ਭੇਖ _ ਨੂੰ ਧਾਰਨ _ਨਹੀਂ__ਕਰਨਾ__ਚਾਹੀਦਾ।੧0੪। 


(ਜੋ) _ਕਿਪਾਲੂ, _ਪਿਆਰਾ, _ਅਕਾਲ, _ਅਪਾਲ _(ਪਾਲੇ _ਜਾਣ ਤੋਂ ਪਰੇ), ਦਿਆਲ _ਦਾ 
ਸਦਾ ਸਿਮਰਨ _ਕਰਨਾ ਚਾਹੀਦਾ ਹੈ; ਅਧਰਮ _ਦੇ ਕਰਮਾਂ ਵਿਚ, _ਧਰਮ _ਦੇ ਭਰਮਾਂ ਵਿਚ 
ਅਤੇ ਕਰਮਾਂ ਵਿਚ (ਸਦਾ ਉਸ ਨੂੰ ਹੀ) ਵਿਚਾਰਨਾ ਚਾਹੀਦਾ ਹੈ; ਅਨੇਕ ਪ੍ਰਕਾਰ ਦੇ ਦਾਨਾਂ, 
ਗਿਆਨਾਂ, _ਧਿਆਨਾਂ _ਅਤੇ _ਧਿਆਨਵਾਨਾਂ _ਵਿਚ _(ਉਸੇ _ ਨੂੰ) ਵੇਖਣਾ ਚਾਹੀਦਾ ਹੈ; _ ਅਧਰਮ 
ਦੇ _ਕਰਮ ਤੋਂ ਬਿਨਾ, _ਧਰਮ _ਦੇ ਕਰਮਾਂ ਵਿਚ _(ਉਸ ਨੂੰ) ਜਾਣਨਾ ਚਾਹੀਦਾ _ਹੈ।੧0੫। 


ਐਮ 


ਸੀ _ਦਸਮ-ਗ੍ਰੰਥ _ਸਾਹਿਬ 


ਬੁਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ। 
ਹੈ ਆਦਿ ਕੁੰਜਮੇਦ ਰਾਜਸੂ ਬਿਨਾ ਨ __ਭਰਮਣੰ। 
ਨਿਵਲ ਆਦਿ _ਕਰਮ ਭੇਖ ਅਨੇਕ _ਭੇਖ _ਮਾਨੀਐ। 
ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ। ੩। ੧0੬। 


ਅਜਾਤ ਪਾਤ _ਅਮਾਤ _ਤਾਤ _ਅਜਾਤ ਸਿਧ ਹੈ ਸਦਾ। 
ਨ ਰੂਪ ਰੰਗ ਰੇਖ ਅਲੇਖ ਭੇਖ ਮੈ ਨ ਰਾਖੀਐ। ੪। ੧0੭। 


ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ। 

ਬੈਰਾਗ ਅਉ _ਸੈਨਿਆਸ ਅਉ ਅਨਾਦਿ ਜੋਗ ਪ੍ਰਾਸਨੰ। 

ਅਨਾਦਿ ਤੀਰਥ _ਸੰਜਮਾਦਿ _ਬਰਤ ਨੇਮ ਪੇਖੀਐ। 

ਅਨਾਦਿ _ਅਗਾਧਿ ਕੇ ਬਿਨਾ ਸਮਸਤ ਭਰਮ _ਲੇਖੀਐ। _੫। ੧0੮। 


ਰਸ਼ਾਵਲ ਛੰਟਾ 
ਦਇਆਦਿ ਆਦਿ ਧਰਮੰ। ਸੈਨਿਆਸ ਆਦਿ ਕਰਮੰ। 
ਗਜਾਦਿ ਆਦਿ ਦਾਨੰ। ਹਯਾਦਿ ਆਦਿ ਥਾਨੰ। ੧। ੧0੯। 
ਸੁਵਰਨ ਆਦਿ ਦਾਨੰ। ਸਮੁੰਦੁ ਆਦਿ ਇਸਨਾਨੰ”। 
ਬਿਸੁਵਾਦਿ ਆਦਿ ਭਰਮੰ। ਬਿਰਕਤਾਦਿ ਆਦਿ ਕਰਮੰ। ੨। ੧੧0। 


ਨਿਵਲ ਆਦਿ ਕਰਣੰ। ਸੁ ਨੀਲ ਆਦਿ _ਬਰਣੰ। 
ਅਨੀਲ ਆਦਿ _ਧਿਆਨੰ। ਜਪਤ ਤਤ ਪ੍ਰਧਾਨੰ। _੩। _੧੧੧। 


ਅਮਿਤਕਾਦਿ ਭਗਤੰ। ਅਵਿਕਤਾਦਿ ਬ੍ਰਕਤੰ। 
ਪ੍ਰਛਸਤੁਵਾ ਪ੍ਰਜਾਪੰ। ਪ੍ਰਭਗਤਾ _ਅਥਾਪੰ। ੪। _੧੧੨। 
ਸੁ ਭਗਤਾਦਿ _ਕਰਣੰ। ਅਜਗਤੁਆ ਪ੍ਰਹਰਣ। 


ਬਿਰਕਤੁਆ ਪੁਕਾਸੰ। ਅਵਿਗਤੁਆ ਪੁਣਾਸੰ। ੫। ੧੧੩। 


ਸਮਸਤੁਆ ਪ੍ਰਧਾਨੰ। ਧੁਜਸਤੁਆ ਧਰਾਨਂ। 
ਅਵਿਕਤੁਆ ਅਭੰਗੰ। ਇਕਸਤੁਆ ਅਨੰਗੰ। ੬। ੧੧੪ 


ਗਿਆਨ ਪ੍ਰਬੋਧ ੧੮੧ 


ਬੁਤ _ ਆਦਿ ਦਾਨ, _ਸੰਯਮ _ਅਤੇ _ਤੀਰਥ-ਇਸ਼ਨਾਨ _ਆਦਿ _ਦੇਵ-ਕਰਮ, _ਅਸ੍ਰਮੇਧ, 
ਕੁੰਜਰਮੇਧ, _ਰਾਜਸੂਯ _ (ਯੱਗ) _ਬ਼ਿਲਕੁਲ _ ਭਰਮ _ਹਨ। _ਨਿਉਲੀ ਆਦਿ _ਕਰਮ _ਅਤੇ _ਹੋਰ 
ਅਨੇਕ _ਭੇਖਾਂ ਨੂੰ (ਨਿਰਾ) ਭੇਖ _ਮੰਨਣਾ ਚਾਹੀਦਾ ਹੈ। (ਅਸਲ _ਵਿਚ) _ਅਦ੍ਰਿਸ਼ (ਪਰਮਾਤਮਾ) 
ਦੇ ਸਰੂਪ (ਭੇਖ) _ਤੋਂ ਬਿਨਾ _(ਹੋਰ ਸਾਰੇ) _ਕਰਮ _(ਕੇਵਲ) ਭਰਮ _ਹੀ _ਸਮਝਣੇ ਚਾਹੀਦੇ 
ਹਨ।੧0੬। 

(ਜੋ ਪ੍ਰਭੂ) _ਜਾਤਿ-ਪਾਤਿ ਤੋਂ ਬਿਨਾ, ਮਾਤਾ-ਪਿਤਾ ਤੋਂ ਰਹਿਤ ਅਤੇ ਜਨਮ ਲੈਣ ਤੋਂ 
ਮੁਕਤ ਸਦਾ ਸਿੱਧ ਹੈ; (ਜਿਸ ਦਾ) ਵੈਰੀ, ਮਿਤਰ, ਪੁੰਤਰ, ਪੋਤਰਾ ਕੋਈ ਨਹੀਂ ਅਤੇ (ਜੋ) 
ਜਿਥੇ ਕਿਥੇ _ਸਦਾ ਮੌਜੂਦ ਹੈ; (ਉਸ ਨੂੰ) ਅਖੰਡ, _ਮੰਡ (ਹੋਂਦ ਦੇਣ ਵਾਲਾ), ਚੰਡ (ਪ੍ਰਚੰਡ 


ਕਿਸੇ ਭੇਖ ਵਿਚ _ ਨਹੀਂ ਰਖਣਾ _ਚਾਹੀਦਾ।੧0੭। 

ਅਨੇਕ _ਤੀਰਥਾਂ ਆਦਿ (ਦਾ ਇਸ਼ਨਾਨ ਕਰਨਾ), ਆਸਣ ਅਤੇ ਨਾਰਦ (ਦੇ ਪੰਚਰਾਤੂ 
ਅਨੁਸਾਰ) ਆਸਣ ਆਦਿ _(ਕਰਨੇ), _ਬੈਰਾਗ, _ਸੰਨਿਆਸ _ਅਤੇ _ਅਨੇਕ _ਯੋਗ _(ਧਾਰਨੇ ਅਤੇ) 
ਪਦਾਰਥਾਂ _ਦਾ _ਭੋਗ ਕਰਨਾ, _ਅਨੰਤ ਤੀਰਥਾਂ _(ਉਤੇ ਜਾਣਾ) ਅਤੇ ਬੂਤ ਨੇਮ _ਆਦਿ ਸੰਜਮ 
ਕਰਨੇ ਵੇਖੇ ਜਾਂਦੇ ਹਨ (ਪਰ _ਉਸ) _ਅਨਾਦਿ, ਅਗਾਧ (ਪਰਮਾਤਮਾ) ਤੋਂ ਬਿਨਾ ਹੋਰ ਸਾਰੇ 
ਸਾਧਨ _ ਭਰਮ _ ਮਾਤਰ _ ਹੀ _ ਸਮਝਣੇ ਚਾਹੀਦੇ _ਹਨ।੧0੮। 
ਰਸ਼ਾਫਲ ਛੰਟਾ 

ਦਇਆ ਆਦਿ ਧਰਮ, ਸੰਨਿਆਸ ਆਦਿ ਕਰਮ, _ਹਾਥੀ ਆਦਿ ਦਾ ਦਾਨ, ਘੋੜੇ 
ਆਦਿ ਦਾ ਯੱਗ _('ਥਾਨੰ”) (ਪ੍ਰਭੂ ਦੀ ਪ੍ਰਾਪਤੀ _ਲਈ _ਕੀਤਾ _ ਜਾਂਦਾ _ਹੈ)।੧0੯। 

ਸੋਨੇ _ਦਾ ਦਾਨ ਦੇਣਾ, ਸਮੁੰਦਰ ਆਦਿ _ਦਾ ਇਸ਼ਨਾਨ _ਕਰਨਾ, _ਰਾਮੇਸ਼ਵਰ ਆਦਿ 
(ਪਰਮ _ਧਾਮਾਂ) ਉਤੇ _ਫਿਰਨਾ, ਸ਼ਿਰਕਤ ਆਦਿ _ਕਰਮ _ਕਰਨੇ (ਪਰਮਾਤਮਾ _ਦੀ ਪ੍ਰਾਪਤ ਲਈ 
ਕੀਤੇ ਜਾਂਦੇ _ਹਨ)।੧੧0। 

ਨਿਉਲੀ ਆਦਿ (ਕਰਮ) ਕਰਨੇ, ਨੀਲੇ _ਰੰਗ _ਦੇ (ਬਸਤੁ _ਧਾਰਨ ਕਰਨੇ), _ਅਨੀਲ 
(ਰੰਗ _ਰਹਿਤ ਪ੍ਰਭੂ) _ਆਦਿ _ਵਿਚ _ਧਿਆਨ _ਲਗਾਣਾ, _(ਇਨ੍ਹਾਂ _ਸਭ ਵਿਚੋਂ) ਪ੍ਰਧਾਨ _ਕਰਮ 
ਉਸ ਦਾ (ਨਾਮ) ਜਪਣਾ _ਹੈ।੧੧੧। 

ਆਦਿ ਤੋ ਅਮਿਤ _ (ਅਸੀਮ) _ (ਉਸ _ਦੀ) ਭਗਤੀ ਹੈ, ਵਿਕਾਰ _(ਅਵਿਕਤ- 
ਅਵਿਕ੍ਰਤ) ਅਤੇ _ਮੋਹ _(ਬੁਕਤੰ) ਤੋਂ ਪਰੇ ਹੈ, _ਜਿਗਿਆਸਾ (ਪ੍ਰਛ) ਤੋਂ ਤੂੰ ਪ੍ਰਾਪਤ (ਪੁਜਾਪੰ) 

, ਤੂੰ ਸਭ ਦਾ ਭੋਗ ਕਰਨ ਵਾਲਾ _ਅਤੇ ਕਿਸੇ ਦੁਆਰਾ ਨ ਥਾਪਿਆ ਜਾ ਸਕਣ 


ਕਰਨ ਵਾਲਾ _ ਹੈ, _ਵਿਰਕਤ (ਨਿਰਲੇਪ) ਵਿਅਕਤੀਆਂ ਨੂੰ ਤੂੰ (ਆਪਣੇ ਤੇਜ) ਨਾਲ 


ਪ੍ਰਕਾਸ਼ਿਤ _ਕਰਨ _ਵਾਲਾ ਹੈਂ, _ਪਤਿਤਾਂ ਨੂੰ ਤੂੰ ਨਸ਼ਟ _ਕਰਨ _ਵਾਲਾ _ਹੈਂ।੧੧੩। 


ਸੀ _ਦਸਮ-ਗ੍ਰੰਥ _ਸਾਹਿਬ 


ਉਅਸਤੁਆ ਅਕਾਰੰ। ਕ੍ਰਿਪਸਤੁਆ ਕ੍ਰਿਪਾਰੰ। 

ਖਿਤਸਤੁਆ ਅਖੰਡੰ। ਗਤਸਤੁਆ ਅਗੰਡੰ। _੭। ੧੧੫। 
ਘਰਸਤੁਆ ਘਰਾਨੰ। ਕ੍ਰਿਅਸਤੁਆ ਡ੍ਰਿਹਾਲੰ। 

ਚਿਤਸਤੁਆ ਅਤਾਪੰ। ਛਿਤਸਤੁਆ ਅਛਾਪੰ। ੮। ੧੧੬। 
ਜਿਤਸਤੁਆ ਅਜਾਪ। ਝਿਕਸਤੁਆ ਅਝਾਪੰ। 

ਇਕਸਤੁਆ ਅਨੋਕੰ। ਟੁਟਸਤੁਆ ਅਟੇਟੰ। ੯। ੧੧੭। 
ਠਟਸਤੁਆ ਅਠਾਟੰ। ਡਟਸਤੁਆ ਅਡਾਟੰ। 

ਢਟਸਤੁਆ ਅਵਾਪੰ। ਣਕਸਤੁਆ ਅਣਾਪੰ। _੧0। ੧੧੮। 


ਤਪਸਤੁਆ ਅਤਾਪੰ। ਥਪਸਤੁਆ ਅਥਾਪੰ। 
ਦਲਸਤੁਆਦਿ ਦੋਖੰ। ਨਹਿਸਤੁਆ ਅਨੋਖੰ। _੧੧। _੧੧੯। 


ਅਪਕਤੁਆ ਅਪਾਨੰ। ਫਲਕਤੁਆ ਫਲਾਨਂ। 
ਬਦਕਤੁਆ _ਬਿਸੇਖੰ। ਭਜਸਤੁਆ ਅਭੇਖੰ। ੧੨। ੧੨0। 


ਮਤਸਤੁਆ ਫਲਾਨਂ। ਹਰਿਕਤੁਆ ਹਿਰਦਾਨਂ। 
ਅੜਕਤੁਆ _ਅੜੰਗੰ। ਤ੍ਰਿਕਸਤੁਆ ਤ੍ਰਿਭੰਗੰ। ੧੩। ੧੨੧। 


ਰੰਗਸਤੁਆ ਅਰੰਗੰ। ਲਵਸਤੁਆ ਅਲੰਗੰ। 

ਯਕਸਤੁਆ _ਯਕਾਪੰ। ਇਕਸਤੁਆ _ਇਕਾਪੰ। _੧੪। ੧੨੨। 
ਵਦਿਸਤੁਆ ਵਰਦਾਨ। ਯਕਸਤੁਆ ਇਕਾਨੰ। 
ਲਵਸਤੁਆ ਅਲੇਖੰ। ਰਰਿਸਤੁਆ ਅਰੇਖੰ। _੧੫। ੧੨੩। 


ਤ੍ਰਿਅਸਤੁਆ ਤ੍ਰਿਭੰਗੇ। ਹਰਿਸਤੁਆ ਹਰੈਂਗੇ। 
ਮਹਿਸਤੁਆ ਮਹੇਸੰ। ਭਜਸਤੁਆ ਅਭੇਸੰ। ੧੬। ੧੨੪। 


ਬਰਸਤੁਆ ਬਰਾਨੰ। _ਪਲਸਤੁਆ ਫਲਾਨਂ। 
ਨਰਸਤੁਆ ਨਰੇਸੰ। ਦਲਸਤੁਸਾ ਦਲੋੇਸੰ। _੧੭। ੧੨੫। 
ਪਾਧੜਾੰ _ਛੰਦ/ ਤੂਪੁਸ਼?ਟ 


ਦਿਨ ਅਜਬ _ਏਕ ਆਤਮਾ _ਰਾਮ। _ਅਨਭਉ _ਸਰੂਪ _ਅਨਹਦ _ਅਕਾਮ। 
ਅਨਛਿਜ ਤੇਜ ਆਜਾਨ _ਬਾਹੁ। _ਰਾਜਾਨ ਰਾਜ _ਸਾਹਾਨ _ਸਾਹੁ। _੧। _੧੨੬। 


ਗਿਆਨ ਪ੍ਰਬੋਧ ੧੮੨ 


ਓਅੰਕਾਰ ਹੀ ਤੇਰਾ ਆਕਾਰ ਹੈ, ਹੇ ਕ੍ਰਿਪਾਲੂ ! ਤੇਰੀ ਕ੍ਰਿਪਾ ਹੈ। ਪ੍ਰਿਥਵੀ ਦੀ ਸ਼ਕਤੀ 


('ਖਿਤਸ”) ਰੂਪ ਵਿਚ ਤੂੰ ਵਿਆਪ 


%&` ਦ ਘ 


ਰਿਹਾ ਹੈਂ, ਅੰਗਾਂ ਤੋਂ ਬਿਨਾ ਤੂੰ _ਗਤਿਮਾਨ ਹੈਂ1੧੧੫। 


ਤੂ 
੍ 


000 [0 


ਤੋਂ ਪਰੇ ਹੈਂ, ਤੂੰ ਢਾਹੁਣ ਵਾਲਾ ਅਤੇ ਨ ਢਾਹੇ ਜਾ ਸਕਣ ਵਾਲਾ ਹੈਂ, ਤੂੰ _ਨਾਪਣ ਵਾਲਾ 


ਕਿਸੇ ਦੁਆਰਾ ਨ ਥਾਪੇ ਜਾਣ ਵਾਲਾ ਹੈਂ, ਆਦਿ ਤੋਂ ਹੀ 
ਤੇਰੇ _ਵਰਗਾ _ਕੋਈ _ ਅਨੋਖਾ ਨਹੀਂ __ਹੈ।੧੧੯। 


0045 000 000 0੨੧੨ 


ਵਰ 
ਹੈ, ਤੂੰ ਲਿਪਤ ਹੋਣ ਵਾਲਾ ਅਤੇ ਲੇਖੇ ਤੋਂ ਪਰੇ 


ਰਿਹਾ _ਹੈ!।੧੨੩। 


ਤਿੰਨਾਂ ਲੋਕਾਂ ਵਿਚ ਤੂੰ ਹੈ ਅਤੇ (ਉਨ੍ਹਾਂ ਨੂੰ) ਭੰਨਣ ਵਾਲਾ ਵੀ ਤੂੰ 
(ਕੇਵਲ) ਤੂੰ _ਅਭੇਸ _ਹੀ ਹੈਂ _।੧੨੪। 


ਫਲ ਦੇਣ ਵਾਲਾ ਹੈ, 


੧੮੩ ਸੀ _ਦਸਮ-ਗ੍ਰੰਥ ਸਾਹਿਬ 


ਉਚਰਿਓ ਆਤਮਾ ਪਰਮਾਤਮਾ _ਸੰਗ। _ਉਤਭੂਜ _ਸਰੂਪ _ਅਬਿਗਤ _ਅਭੰਗ। 

ਇਹ ਕਉਨ ਆਹਿ ਆਤਮਾ __ਸਰੂਪ। ਜਿਹ _ਅਮਿਤ ਤੇਜਿ _ਅਤਿਭੁਤਿ _ਬਿਭੂਤਿ। _੨। _੧੨੭। 
ਪਰਾਤਨਆਾ ਲਾਲ 

ਯਹਿ _ਬੁਹਮ ਆਹਿ ਆਤਮਾ _ਰਾਮ। ਜਿਹ ਅਮਿਤ _ਤੇਜਿ ਅਬਿਗਤ _ਅਕਾਮ। 

ਜਿਹ ਭੇਦ ਭਰਮ ਨਹੀ ਕਰਮ _ਕਾਲ। ਜਿਹ ਸਤਰ ਮਿਤ ਸਰਬਾ ਦਿਆਲ। _੩। ੧੨੮। 


ਡੋਬਿਯੋ ਨ ਡੁਬੈ ਸੋਖਿਯੋ ਨ ਜਾਇ। ਕਟਿਯੋ ਨ ਕਟੈ ਨ ਬਾਰਿਯੋ ਬਰਾਇ। 
ਛਿਜੈ ਨ ਨੈਕ ਸਤ ਸਸਤ੍ਰ ਪਾਤ। ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ। ੪। ੧੨੯। 


ਸਹੰਸ ਸਤਿ ਸਤਿ ਪ੍ਰਘਾਇ। ਛਿਜੈ ਨ ਨੈਕ ਖੰਡਿਓ ਨ ਜਾਇ। 
ਜਰੈ ਨੈਕ ਪਾਵਕ ਮੰਝਾਰ। ਬੋਰੈ ਨ ਸਿੰਧ ਸੋਖੈ ਨ ਬ੍ਯਾਰ। ੫। ੧੩0। 


ਕਰ੍ਯੋ ਪ੍ਰਸਨ ਆਤਮਾ _ਦੇਵ। _ਅਨਭੰਗ ਰੂਪ _ਅਨਿਭਉ _ਅਭੇਵ। 
ਚਤੁਰ ਵਰਗ ਸੰਸਾਰ _ਦਾਨ। _ਕਿਹੁ ਚਤੁਰ ਵਰਗ _ਕਿਜੈ ਵਖਿਆਨ। ੬। ੧੩੧। 


ਰਾਜੁ ਧਰਮ ਇਕ ਦਾਨ ਧਰਮ। ਇਕ ਭੋਗ ਧਰਮ ਇਕ ਮੋਛ _ਕਰਮ। 
ਚਤੁਰ ਵਰਗ ਸਭ ਜਗ _ਭਣੰਤ। ਸੇ ਆਤਮਾਹ _ਪਰਾਤਮਾ ਪੁਛੋਤ। _੭। ੧੩੨। 


ਮੈਸ਼ੋੰ ਨੈਕ &% 


ਇਕ ਰਾਜ ਧਰਮ ਇਕ ਧਰਮ _ਦਾਨ। ਇਕ ਭੋਗ ਧਰਮ ਇਕ _ਮੋਛਵਾਨ। 
ਤੁਮ ਕਹੋ ਚਤ੍ਹ ਚਤ੍ਰੈ ਬਿਚਾਰ। ਜੇ ਤ੍ਰਿਕਾਲ ਭਏ ਜੁਗ ਅਪਾਰ। ੮। ੧੩੩। 


ਬਰਨੰਨ _ਕਰੋ ਤੁਮ ਪ੍ਰਿਥਮ _ਦਾਨ। ਜਿਮ _ਦਾਨ ਧਰਮ ਕਿੰਨੇ ਨ੍ਰਿਪਾਨ। 
ਸਤਿਜੁਗ ਕਰਮ _ਸੁਰ ਦਾਨ ਦੰਤ। ਭੂਮਾਦਿ ਦਾਨ ਕੀਨੇ _ਅਕੰਥ। _੯। _੧੩੪। 


ਜੁਗ _ਮਹੀਪ _ਬਰਨੇ ਨ ਜਾਤ। _ਗਾਥਾ ਅਨੰਤ ਉਪਮਾ ਅਗਾਤ। 
ਕੀਏ ਜਗਤ ਮੈ ਜਗ _ਧਰਮ। _ਬਰਨੇ ਨ ਜਾਹਿ ਤੇ ਅਮਿਤ ਕਰਮ। _੧0। ੧੩੫। 


3 ੧੦7 


ਕਲਜੁਗ ਤੇ ਆਦਿ ਜੋ ਭਏ ਮਹੀਪ। ਇਹਿ ਭਰਥ ਖੰਡਿ ਮਹਿ ਜੰਬੂ ਦੀਪ। 
ਤੂ ਬਲ ਪ੍ਰਤਾਪ ਬਰਣੌ ਸੁ ਤ੍ਰੈਣ। ਰਾਜਾ _ਯੁਧਿਸਟੂ ਭੂ _ਭਰਥ” ਏਣ। _੧੧। ੧੩੬। 


ਵ 


ਖੰਡੇ ਅਖੰਡ ਜਿਹ ਚਤੁਰ ਖੰਡ। ਕੈਰੌ ਕੁਰਖੇਤ੍ਰ ਮਾਰੇ ਪੁਚੰਡ। 


੧. _'ਭਰਤ” 


ਗਿਆਨ ਪ੍ਰਬੋਧ ੧੮੩ 


ਇਹ _ ਆਤਮਾ _ਕੌਣ ਹੈ ਜੋ ਸਾਰੀ ਬਨਸਪਤੀ ਵਿਚ _ਵਿਆਪਤ, _ਗਤਿ ਤੋਂ ਰਹਿਤ ਅਤੇ 
ਜਿਸ _ਦਾ ਅਸੀਮ _ਤੇਜ ਅਤੇ ਅਨੋਖੀ _ਵਿਭੂਤੀ _ਹੈ।੧੨੭। 


ਪਰਾਤਆ ਨੰ _/ਨੈਹਾ 
ਹੇ ਜੀਵਾਤਮਾ! ਇਹ ਬੁਹਮ ਹੈ ਜਿਸ ਦਾ ਅਸੀਮ ਤੇਜ ਹੈ, ਜੋ ਗਤਿ ਅਤੇ ਕਾਮਨਾ 
ਰਹਿਤ ਜਿਸ ਵਿਚ ਭੇਦ, ਭਰਮ, ਕਰਮ _ਅਤੇ _ਕਾਲ ਦਾ ਕੋਈ ਦਖ਼ਲ ਨਹੀਂ 


ਤੋਂ ਹੈ ਅਤੇ 

ਅਤੇ ਜੋ ਵੈਰੀ ਅਤੇ _ਮਿਤਰ _ਸਭਨਾਂ _ਪੁਰਤਿ _ਦਿਆਲ _ਹੈ। _੧੨੮। 

ਜਾਂਦਾ, _(ਔਗ _ਨਾਲ) _ਸਾੜਿਆਂ ਸੜਦਾ _ਨਹੀਂ, ਸੈਂਕੜੇ _ਸ਼ਸਤ੍ਹਾਂ ਦੇ _ਪੁਹਾਰ _ਨਾਲ _ਛਿਝਦਾ 
ਨਹੀਂ, ਜਿਸ _ਦਾ _ਕੋਈ _ਵੈਰੀ _ਅਤੇ _ ਮਿਤਰ _ ਅਤੇ _ ਜਾਤ-ਭਾਈਚਾਰਾ _ਨਹੀਂ__ਹੈ।੧੨੯। 

(ਚਾਹੇਂ) ਲੱਖਾਂ ਵੈਰੀ (ਮਿਲ ਕੇ ਉਸ ਉਤੇ) ਸੈਂਕੜੇ ਪੁਹਾਰ ਕਰਨ, (ਉਹ) ਨ ਛਿਜਦਾ 
ਹੈ ਅਤੇ ਨ ਜ਼ਰਾ ਜਿਨ੍ਹਾਂ ਟੁੱਟਦਾ ਹੈ, (ਜੋ) ਔਗ ਵਿਚ ਰਤਾ ਜਿੰਨਾ ਵੀ ਸੜਦਾ ਨਹੀਂ, (ਜਿਸ 
ਨੂੰ) ਸਮੁੰਦਰ ਡੁਬਾ _ਨਹੀਂ ਸਕਦਾ _ਅਤੇ _ਵਾਯੂ ਸੁਕਾ _ਨਹੀਂ _ ਸਕਦੀ।੧੩0। 

ਆਤਮਾ ਨੇ ਫਿਰ ਇਕ ਪੁਸ਼ਨ ਕੀਤਾ, ਹੇ ਨਾਸ਼ ਤੋਂ ਰਹਿਤ, ਡਰ ਤੋ ਬਿਨਾ ਅਤੇ 
ਭੇਦ-ਭਾਵ ਤੋਂ ਮੁਕਤ ਰੂਪ _ਵਾਲੇ! _ਸੰਸਾਰ ਵਿਚ _ਦਾਨ ਦੇ ਚਾਰ ਵਰਗ _ਕਹੇ ਜਾਂਦੇ _ਹਨ। 
ਕ੍ਰਿਪਾ _ਕਰ ਕੇ (ਇਨ੍ਹਾਂ) ਚਾਰ _ਵਰਗਾਂ _ਦੀ _ ਵਿਆਖਿਆ _ ਕਰੋ।੧੩੧। 

(ਉਤਰ _ ਵਿਚ ਪਰਮਾਤਮਾ _ਨੇ ਕਿਹਾ) ਇਕ _ ਰਾਜ-ਧਰਮ _ (ਰਾਜਨੀਤੀ) ਹੈ, ਇਕ 
ਦਾਨ-ਧਰਮ _(ਧਰਮ-ਨੀਤੀ) ਹੈ, _ਇਕ _ਭੋਗ-ਧਰਮ _(ਗ੍ਰਿਹਸਥ-ਨੀਤੀ) ਹੈ _ਅਤੇ _ਇਕ _ਮੋਖ- 
ਕਰਮ _ (ਸੰਨਿਆਸ-ਨੀਤੀ)। ਇਹੀ ਚਾਰ _ਵਰਗ _ ਸੰਸਾਰ _ਵਿਚ _ ਕਹੇ ਜਾਂਦੇ _ਹਨ। _ (ਫਿਰ) 
ਆਤਮਾ _ਨੇ _ ਪਰਮਾਤਮਾ _ ਨੂੰ ਪੁਛਿਆ।੧੩੨। 

ਇਕ _ ਰਾਜ-ਧਰਮ, _ਇਕ _ ਦਾਨ-ਧਰਮ, _ਇਕ _ ਭੋਗ-ਧਰਮ _ ਅਤੇ _ਇਕ _ ਮੋਖ-ਕਰਮ 
ਹੈ, ਇਨ੍ਹਾਂ `ਚੌਹਾਂ ਬਾਰੇ _ ਤੁਸੀਂ _ਵਿਚਾਰ-ਪੂਵਕ _ਸਮਝਾਓ। (ਇਹ ਵੀ ਦਸੋ ਕਿ) ਤਿੰਨਾਂ ਕਾਲਾਂ 
ਅਤੇ ਅਪਾਰ _ਯੁਗਾਂ ਵਿਚ (ਇਨ੍ਹਾਂ ਦੀ _ਪਾਲਨਾ _ਕਰਨ _ਵਾਲੇ ਕੌਣ ਕੌਣ) ਹੋਏ _ਹਨ?।੧੩੩। 

ਪਹਿਲਾਂ ਤੁਸੀਂ _ਦਾਨ-ਧਰਮ _ਦਾ ਵਰਣਨ ਕਰੋਂ, ਜਿਵੇਂ ਰਾਜਿਆਂ ਨੇ _ਦਾਨ-ਧਰਮ _ਦੀ 
ਪਾਲਨਾ _ਕੀਤੀ। _ ਸਤਿਯੁਗ _ਵਿਚ _ ਦੇਵਤਿਆਂ ਵਰਗੇ ਕਰਮ _ਕਰ ਕੇ ਦਾਨ ਦਿੱਤਾ ਅਤੇ 
ਭੂਮੀ _ਆਦਿ ਦਾਨ ਦਿੱਤੇ _ਹਨ (ਜੋ) _ਕਥਨ _ਤੋਂ ਬਾਹਰ _ਹਨ।੧੩੪। 

ਤਿੰਨਾਂ ਯੁਗਾਂ ਦੇ _ਰਾਜਿਆਂ ਦਾ _ਵਰਣਨ ਨਹੀਂ ਕੀਤਾ ਜਾ ਸਕਦਾ, (ਕਿਉਂਕਿ ਉਨ੍ਹਾਂ 
ਦੀ) ਕਥਾ ਅਮੁਕ ਹੈ ਅਤੇ ਉਪਮਾ ਕਥਨ ਤੋਂ ਪਰੇ ਹੈ (ਅਗਾਤ”), (ਉਨ੍ਹਾਂ ਨੇ) ਜਗਤ _ਵਿਚ 
ਜੋ ਯੋਗ ਕਰਦੇ ਹੋਇਆਂ ਧਰਮ _ਕੀਤੇ ਅਤੇ _ਹੋਰ ਅਨੰਤ ਕਰਮ ਕੀਤੇ, (ਉਨ੍ਹਾਂ ਦਾ) ਵਰਣਨ 
ਨਹੀਂ ਕੀਤਾ ਜਾ _ ਸਕਦਾ।੧੩੫। 

ਕਲਿਯੁਗ ਤੋਂ ਪਹਿਲਾਂ ਇਸ _ਭਾਰਤ-ਖੰਡ ਦੇ ਜੰਬੂ _ਦੀਪ ਵਿਚ ਜੋ ਰਾਜੇ ਹੋਏ, ਤੇਰੇ 
ਬਲ ਨਾਲ ਉਨ੍ਹਾਂ _('ਤ੍ਰੈਣ') ਦੇ ਪ੍ਰਤਾਪ ਦਾ ਵਰਣਨ ਕਰਦਾ ਹਾਂ। ਪ੍ਰਿਥਵੀ ('ਭੂ”) ਨੂੰ ਭਰਨ 
ਵਾਲਾ _ਕਲੰਕ-ਰਹਿਤ _('ਏਣ”) ਇਕ _ ਰਾਜਾ _ ਯੁਧਿਸ਼ਠਰ ਹੋਇਆ _ਹੈ।੧੩੬। 

(ਉਸ ਨੇ) ਚੌਹਾਂ ਖੰਡਾਂ ਵਿਚ ਖੰਡਿਤ ਨ ਕੀਤੇ ਜਾ _ਸਕਣ _ਵਾਲੇ (ਰਾਜਿਆਂ ਦਾ) 
ਖੰਡਨ ਕੀਤਾ ਅਤੇ ਕੌਰਵਾਂ ਨੂੰ ਕੁਰੂਕਸ਼ੇਤਰ (ਦੇ ਯੁੱਧ _ਵਿਚ) ਪ੍ਰਚੰਡ (ਬਲ ਨਾਲ) ਮਾਰਿਆ, 


੧੮੪ 


ਜਿਹ ਚਤੁਰ ਕੁੰਡ _ਜਿਤਿਯੋ _ਦੁਬਾਰ। ਅਰਜਨ _ਭੀਮਾਦਿ ਭ੍ਰਾਤਾ ਜੁਝਾਰ। _੧੨। _੧੩੭। 


ਸੀ _ਦਸਮ-ਗ੍ਰੰਥ _ਸਾਹਿਬ 


ਅਰਜਨ _ਪਠਿਯੋ ਉਤਰ _ਦਿਸਾਨ। _ਭੀਮਹਿ _ਕਰਾਇ ਪੂਰਬ _ਪਯਾਨ। 


ਸਹਿਦੇਵ ਪਠਿਯੋ _ਦਛਣ _ਸੁਦੇਸ। ਨੁਕਲਹਿ ਪਠਾਇ _ਪਛਮ ਪ੍ਰਵੇਸ। ੧੩। ੧੩੮। 


ਮੰਡੇ ਮਹੀਪ ਖੰਡਿਯੋ _ਖਤ੍ਰਾਣ। ਜਿਤੇ ਅਜੀਤ ਮੰਡੇ _ਮਹਾਨ। 
ਖੰਡਿਯੋ ਸੁ ਉਤ _ਖੁਰਾਸਾਨ ਦੇਸ। _ਦਛਨ ਪੂਰਬ _ਜੀਤੇ ਨਰੇਸ। _੧੪। ੧੩੯। 


ਖਗ ਖੰਡ 
ਇਕ ਠਉਰ 


ਰਿ = 


ਖੰਡ ਜੀਤੇ _ਮਹੀਪ। ਬਜਿਯੋ ਨਿਸਾਨ ਇਹ _ਜੰਬੂਦੀਪ। 


ਕੀਏ ਸਬ ਦੇਸ ਰਾਉ। ਮਖ _ਰਾਜਸੂਅ ਕੋ ਕੀਓ ਚਾਉ। ੧੫। ੧੪0। 


ਸਬ ਦੇਸ ਦੇਸ ਪਠੇ ਸੁ ਪਤ੍ਹ। ਜਿਤ ਜਿਤ ਗੁਨਾਢ ਕੀਏ ਇਕਤ੍। 


੮. 


ਮਖ _ਰਾਜਸੂਅ ਕੋ ਕੀਯੋ _ਅਰੰਭ। _ਨ੍ਰਿਪ _ਬਹੁਤ ਬੁਲਾਇ ਜਿਤੇ _ਅਸੰਭ। _੧੬।੧੪੧। 


ਰੁਆਲ ਛੱਟ 
ਕੋਟਿ ਕੋਟਿ ਬੁਲਾਇ ਰਿਤਜ ਕੋਟਿ ਬੁਹਮ _ਬੁਲਾਇ। 
ਕੋਟਿ ਕੋਟਿ ਬਨਾਇ _ਬਿੰਜਨ ਭੋਗੀਅਹਿ ਬਹੁ _ਭਾਇ। 
ਜਤ _ਤਤ੍ਰ _ਸਮਗੂਕਾ ਕਹੂੰ ਲਾਗ ਹੈ ਨ੍ਰਿਪਰਾਇ। 
ਰਾਜਸੂਇ ਕਰਹਿ ਲਗੇ ਸਭ ਧਰਮ ਕੋ ਚਿਤ ਚਾਇ। ੧। ੧੪੨। 


ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ। 

ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸੁ ਤੁਖਾਰ। 
ਸਹੰਸ ਚਤੁਰ _ਸੁਵਰਨ _ਸਿੰਗੀ ਮਹਿਖ ਦਾਨ _ਅਪਾਰ। 

ਏਕ _ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ। _੨। ੧੪੩। 
ਸੁਵਰਨ ਦਾਨ ਸੁ ਦਾਨ ਰੁਕਮ ਦਾਨ ਸੁ ਤਾਂਬੂ ਦਾਨ _ਅਨੰਤ। 
ਅੰਨ _ਦਾਨ ਅਨੰਤ _ਦੀਜਤ ਦੇਖ ਦੀਨ ਦੁਰੰਤ। 

ਬਸਤੁ _ਦਾਨ ਪਟੰਬੂ ਦਾਨ ਸੁ _ਸਸਤ੍ਹ _ਦਾਨ ਦਿਜੰਤ। 

ਭੂਪ ਭਿਛਕ ਹੁਇ ਗਏ ਸਬ ਦੇਸ ਦੇਸ ਦੁਰੰਤ। ੩। ੧੪੪। 
ਚਤ੍ਹ _ਕੋਸ _ਬਨਾਹਿ ਕੁੰਡਕ ਸਹਸੂ ਲਾਇ _ਪਰਨਾਰ। 

ਸਹੰਸੂ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ। 
ਹਸਤ ਸੁੰਡ ਪ੍ਰਮਾਨ ਘਿਰਿਤ ਕੀ ਪਰਤ ਧਾਰ ਅਪਾਰ। 

ਹੋਤ ਭਸਮ ਅਨੇਕ _ਬਿੰਜਨ ਲਪਟ _ਝਪਟ _ਕਰਾਲ। _੪। _੧੪੫। 


ਗਿਆਨ ਪ੍ਰਬੋਧ ੧੮੪ 


ਜਿਸ ਨੇ ਚੌਹਾਂ ਦਿਸ਼ਾਵਾਂ ਨੂੰ ਦੋ ਵਾਰ _ਜਿਤਿਆ (ਅਤੇ ਜਿਸ ਦੇ) ਅਰਜਨ, _ਭੀਮ ਆਦਿ 
ਜੁਝਾਰੂ _ਭਰਾ _ਸਨ।੧੩੭। 


(ਉਸ ਨੇ) ਉਂਤਰ ਦਿਸ਼ਾ ਨੂੰ (ਜਿਤਣ ਲਈ) ਅਰਜਨ ਨੂੰ ਭੇਜਿਆ ਅਤੇ ਭੀਮ ਨੂੰ 
ਦੇ ਇਲਾਕੇ _ਵਲ _ ਭੇਜ _ਦਿੱਤਾ।੧੩੮। 

(ਇਨ੍ਹਾਂ ਸਾਰਿਆਂ ਨੇ) ਰਾਜਿਆਂ ਨੂੰ ਮਸਲ _('ਮੰਡੇ`) ਦਿੱਤਾ ਅਤੇ _ਛਤਰੀਆਂ ਨੂੰ ਖੰਡ 
ਕਰ ਦਿੱਤਾ, ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ ਅਤੇ ਮਹਾਨ _(ਯੋਧਿਆਂ) 
ਮਿਧ _ਦਿੱਤਾ। _ਉਂਤਰ (ਦਿਸ਼ਾ ਵਿਚ _ਖੁਰਾਸਾਨ ਦੇਸ਼ ਦਾ ਖੰਡਨ ਕੀਤਾ ਅਤੇ ਦੱਖਣ 
ਪੂਰਬ _ (ਦਿਸ਼ਾਵਾਂ ਦੇ) ਰਾਜਿਆਂ ਨੂੰ ਵੀ ਜਿਤ _ਲਿਆ।੧੩੯। 


ਅਤੇ 
(ਆਪਣੇਂ) _ਖੜਗ-ਬਲ _ਨਾਲ _ਸਾਰੇ ਖੰਡਾਂ ਦੇ _ਰਾਜੇ _ਜਿਤ _ਲਏ। _ਇਸ _ਜੰਬੂ ਦੀਪ 
ਵਿਚ _(ਰਾਜੇ _ਯੁਧਿਸ਼ਠਰ _ਦਾ) ਧੌਂਸਾ _ਵਜਣ _ਲਗਿਆ। ਸਾਰਿਆਂ ਦੇਸ਼ਾਂ ਦੇ ਰਾਜਿਆਂ ਨੂੰ 


ਕਾੀਤਾ।੧੪0। 
ਸਾਰਿਆਂ ਦੇਸ਼ਾਂ ਨੂੰ ਪੱਤਰ ਭੇਜ ਦਿੱਤੇ। ਜਿਥੇ ਜਿਥੇ (ਜੋ) _ਗੁਣਵਾਨ (ਸਨ, ਉਨ੍ਹਾਂ `ਨੂੰ 


ਇਕੱਠਾ _ਕਰ _ਲਿਆ। _ਚਾਜਸੂਯ ਯੱਗ _('ਮਖ') ਦਾ _ ਆਰੰਭ _ਕੀਤਾ। ਬਹੁਤ ਸਾਰੇ _ ਰਾਜਿਆਂ 
ਨੂੰ ਬੁਲਾ ਲਿਆ, (ਜਿਨ੍ਹਾਂ `ਨੂੰ _ਜਿਤਣਾ) ਅਸੰਭਵ ਸੀ (ਉਨ੍ਹਾਂ `ਨੂੰ ਵੀ) ਜਿਤ _ਲਿਆ।੧੪੧। 


ਗਲ 


ਰੁਆਲ ਛੱਟ 

ਕਰੋੜਾਂ _ਯੌਂਗ _ਕਰਨ _ਵਾਲੇ _ਕਰਮਕਾਂਡੀਆਂ _('ਰਿਤਜ”) ਨੂੰ ਅਤੇ ਕਰੋੜਾਂ _ ਬ੍ਰਾਹਮਣਾਂ 
ਨੂੰ ਬੁਲਾ _ਲਿਆ। ਕਰੋੜਾਂ ਕਿਸਮਾਂ ਦੇ ਭੋਜਨ _ਬਣਵਾਏ ਗਏ (ਜਿਨ੍ਹਾਂ ਨੂੰ ਉਹ) ਬਹੁਤ ਸ਼ੌਕ 
ਨਾਲ ਖਾਂਦੇ _ਸਨ। _ਜਿਥੇ ਕਿਥੇ _ਸਾਮਗ੍ਰੀ _(ਖਿਲਰੀ ਪਈ ਸੀ) ਅਤੇ (ਉਸ ਨੂੰ ਇਕੱਠਾ _ਕਰਨ 
ਲਈ) _ਕਈ ਰਾਜੇ ਲਗੇ ਹੋਏ _ਸਨ। _(ਸਾਰੇ ਰਾਜੇ, ਜਿਨ੍ਹਾਂ ਦੇ) ਚਿੱਤ _ਵਿਚ _ਧਰਮ-ਕਰਮ 
ਲਈ _ ਚਾਹ __ ਸੀ, _ਰਾਜਸੂਯ _ ਯੋਗ _ ਵਿਚ _ ਲਗੇ _ਹੋਏ _ ਸਨ।੧੪੨। 


ਲਗਾਏ _ਗਏ _ਸਨ। _ਵੇਦ _ਵਿਆਸ ਦੇ ਅਵਤਾਰ ਵਰਗੇ ਇਕ ਹਜ਼ਾਰ ਬ੍ਰਾਹਮਣ ਹੋਮ _ਕਰਨ 
ਲਗੇ। _ਹਾਥੀ _ਦੀ _ਸੁੰਡ ਜਿੰਨੀ (ਮੋਟੀ) ਘਿਓ ਦੀ ਲਗਾਤਾਰ ਧਾਰ (ਯੱਗ ਕੁੰਡ ਵਿਚ) ਪੈਂਦੀ 
ਸੀ। _ ਉਸ ਭਿਆਨਕ _ (ਅਗਨੀ _ਦੀ) ਲਾਟ ਵਿਚ ਅਨੇਕ ਪਦਾਰਥ _ਭਸਮ _ਹੋ ਰਹੇ 
ਸਨ।੧੪੫। 


ਸੀ _ਦਸਮ-ਗ੍ਰੰਥ _ਸਾਹਿਬ 


ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ। 
ਕਾਸਟਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ। 
ਭਾਤ ਭਾਤਨ ਕੇ ਮਹਾ ਰਸ ਹੋਮੀਐ ਤਿਹ ਮਾਹਿ। 
ਦੇਖ ਚਕ੍ਰਤ ਰਹੈ _ਦਿਜੰਬਰ ਰੀਝ ਹੀ ਨਰ _ਨਾਹ। ੫। ੧੪੬। 
ਭਾਤ _ਭਾਤ ਅਨੇਕ _ਬਿਜੰਨ _ਹੋਮੀਐ ਤਿਹ _ਆਨ। 
ਚਤੁਰ ਬੇਦ ਪੜੈ _ਚਤ੍ਹ ਸਭ _ਬਿਪ ਬ੍ਯਾਸ _ਸਮਾਨ। 
ਭਾਤ _ਭਾਤ ਅਨੇਕ _ਭੂਪਤ ਦੇਤ ਦਾਨ _ਅਨੰਤ। 
ਭੂਮ ਭੂਰ ਉਠੀ ਜਯਤ ਧੁਨ ਜਤ ਤਤ _ਦੁਰੰਤ। ੬। ੧੪੭। 
ਜੀਤ ਜੀਤ _ਮਵਾਸ ਆਸਨ ਅਰਬ _ਖਰਬ _ਫਿਨਾਇ। 
ਆਨਿ ਆਨਿ ਦੀਏ _ਦਿਜਾਨਨ ਜਗ ਮੈ ਕੁਰ ਰਾਇ। 
ਭਾਤ _ਭਾਤ ਅਨੇਕ ਧੂਪ ਸੁ _ਧੂਪੀਐ ਤਿਹ ਆਨ। 
ਭਾਤ _ਭਾਤ ਉਠੀ ਜਯ ਧੁਨਿ ਜਤ੍ਹ ਤਤ `ਦਿਸਾਨ। ੭। ੧੪੮। 
ਜਰਾਸੰਧਹ ਮਾਰ ਕੈ _ਪੁਨਿ _ਕੈਰਵਾ ਹਥਿ _ਪਾਇ। 
ਰਾਜਸੂਇ ਕੀਓ ਬਡੋ _ਮਖਿ ਕਿਸਨ ਕੇ ਮਤਿ ਭਾਇ। 
ਰਾਜਸੂਇ ਸੁ ਕੈ ਕਿਤੇ ਦਿਨ ਜੀਤ ਸਤ੍ਰ _ਅਨੰਤ। 
ਬਾਜਮੇਧ ਅਰੰਭ ਕੀਨੋ ਬੇਦ ਬ੍ਯਾਸ _ਮਤੰਤ। ੮। ੧੪੯। 
/ਹਰਥਨ ਲਗ _ਸਆਘ/ੱਤਿਹ/ 
ਸੀ _ਬਰਣ _ਬਧਹ 
ਚੰਦੂ _ਬਰਣੇ _ਸੁਕਰਨਿ _ਸਿਯਾਮ _ਸੁਵਰਨ ਪੂਛ _ਸਮਾਨ। 
ਰਤਨ ਤੁੰਗ _ਉਤੰਗ _ਬਾਜਤ _ਉਚ _ਸੁਵਾਹ _ਸਮਾਨ। 
ਨਿਰਤ ਕਰਤ ਚਲੈ ਧਰਾ ਪਰਿ ਕਾਮ ਰੂਪ ਪ੍ਰਭਾਇ। 


ਦੇਖਿ ਦੇਖਿ ਛਕੈ ਸਭੈ ਨ੍ਰਿਪ ਰੀਝਿ ਇਉ ਨ੍ਿਪਰਾਇ। ੯। ੧੫0। 


ਬੀਣ _ਬੇਣ _ਮਿਰਿਦੰਗ ਬਾਜਤ _ਬਾਸੁਰੀ ਸੁਰਨਾਇ। 

ਮੁਰਜ ਤੂਰ _ਮੁਚੰਗ ਮੰਦਲ _ਚੰਗ _ਬੰਗ _ਸਨਾਇ। 

ਢੋਲ _ਢੋਲਕ _ਖੰਜਕਾ _ਡਫ _ਝਾਂਝ _ਕੋਟ _ਬਜੰਤ। 

ਜੰਗ ਘੁੰਘਰੂ _ਟਲਕਾ _ਉਪਜੰਤ _ਰਾਗ _ਅਨੰਤ। _੧0। _੧੫੧। 
ਅਮਿਤ ਸਬਦ _ਬਜੰਤੂ _ਭੇਰਿ _ਹਰੰਤ ਬਾਜ _ਅਪਾਰ। 

ਜਾਤ ਜਉਨ _ਦਿਸਾਨ ਕੇ ਪਛ ਲਾਗ ਹੀ _ਸਿਰਦਾਰ। 

ਜਉਨ _ਬਾਧ ਤੁਰੰਗ ਜੂਝਤ" _ਜੀਤੀਐ _ਕਰਿ _ਜੁਧ। 

ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰਿ ਕੂੁਧ। _੧੧। ੧੫੨। 


ਗਿਆਨ ਪ੍ਰਬੋਧ ੧੮੫ 


ਸਾਰਿਆਂ ਤੀਰਥਾਂ _ਦੀ ਮਿੱਟੀ ਅਤੇ ਸਾਰਿਆਂ ਤੀਰਥਾਂ _ਦਾ ਜਲ ਲਿਆਉਂਦਾ _ਗਿਆ। 
ਸਾਰਿਆਂ ਦੇਸਾਂ ਦੀ ਲਕੜੀ _ਅਤੇ ਖਾਣ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦੇ ਸੁਆਦੀ ਖਾਣੇ _ਉਸ 
(ਕੁੰਡ) ਵਿਚ ਹੋਮ ਕੀਤੇ ਗਏ। (ਇਹ ਸਭ ਕੁਝ) ਵੇਖ ਕੇ ਬ੍ਰਾਹਮਣ ਹੈਰਾਨ ਹੋ ਰਹੇ 
ਅਤੇ _ ਰਾਜੇ _ਪੁਸੰਨ ਹੋ ਰਹੇ _ ਸਨ।੧੪੬। 

ਤਰ੍ਹਾਂ ਤਰ੍ਹਾਂ ਦੇ ਖਾਣ ਯੋਗ ਪਦਾਰਥ _ਲਿਆ ਕੇ _ਉਸ (ਕੁੰਡ) ਵਿਚ ਹੋਮ ਕੀਤੇ 
ਰਹੇ _ਸਨ। ਚੌਹਾਂ ਪਾਸੇ _ਵੇਦ _ਵਿਆਸ _ਵਰਗੇ _ਬ੍ਰਾਹਮਣ ਚਾਰ _ਵੇਦਾਂ ਦਾ ਕਰ 
ਸਨ। ਭਾਂਤ ਭਾਂਤ ਦੇ ਅਨੇਕ ਰਾਜੇ _ਬੇਅੰਤ ਦਾਨ ਦੇ ਰਹੇ _ਸਨ। ਜਿਥੇ ਕਿਥੇ ਭੂ-ਮੰਡਲ ਵਿਚ 
ਜੈ-ਜੈਕਾਰ _ਦੀ _ਪੁਚੰਡ _ਧੁਨੀ _ਹੋ__ਰਹੀ _ਸੀ।੧੪੭। 

ਆਕੀ ਰਾਜਿਆਂ ਦੇ ਦੇਸ਼ਾਂ (ਆਸਨ?) ਨੂੰ ਜਿਤ ਜਿਤ ਕੇ (ਉਨ੍ਹਾਂ ਤੋਂ) ਅਰਬਾਂ 
ਖਰਬਾਂ _ਦੇ (ਕੋਸ਼) ਖੋਹ ਕੇ ਰਾਜਾ ਯੁਧਿਸ਼ਠਰ ਨੇ ਯੋਗ ਵਿਚ ਲਿਆ ਲਿਆ ਕੇ ਬ੍ਰਾਹਮਣਾਂ 
ਨੂੰ ਦਿੱਤੇ ਸਨ। ਤਰ੍ਹਾਂ ਤਰ੍ਹਾਂ ਦੇ ਧੂਪ ਲਿਆ ਲਿਆ ਕੇ _ਧੁਖਾਏ ਜਾ ਰਹੇ ਸਨ। ਜਿਥੇ ਕਿਥੇ 
ਸਾਰੀਆਂ ਦਿਸ਼ਾਵਾਂ ਵਿਚ ਕਈ _ਕਈ ਤਰ੍ਹਾਂ ਦੀ ਜੈ-ਜੈਕਾਰ ਦੀ ਧੁਨੀ ਹੋ 


ਰਹੀ 
ਜਰਾਸਿੰਧ ਨੂੰ ਮਾਰ ਕੇ, ਫਿਰ _ਕੌਰਵਾਂ ਨੂੰ ਆਪਣੇ ਅਧੀਨ ਕੀਤਾ ਅਤੇ ਕ੍ਰਿਸ਼ਨ ਦੀ 
ਨੂੰ ਜਿਤ 


ਦਿਨ _ਰਾਜਸੂਯ ਯੱਗ ਕੀਤਾ _ਗਿਆ। _ਫਿਰ ਵੇਦ _ਵਿਆਸ _ਦੀ ਸਲਾਹ ਨਾਲ _ਅਸ਼ੂਮੇਧ ਯੰਗ 
ਸ਼ੁਰੂ ਕੀਤਾ _ਗਿਆ।੧੪੯। 


ਨੋ 


ਅਖਾ 
ਦਿੱਤਾ ਗਿਆ) ਜੋ _ਧਰਤੀ ਉਤੇ _ਨਚਦਾ _ਟਪਦਾ ਚਲ ਰਿਹਾ _ਸੀ, _ਕਾਮ-ਦੇਵ ਵਰਗੀ ਜਿਸ 


ਸ਼ਹਿਨਾਈ, ਢੋਲ, ਢੋਲਕ, _ਖੰਜਰੀ, _ਡਫ, _ਝਾਂਝ, ਕਰੋੜਾਂ ਦੀ ਗਿਣਤੀ ਵਿਚ ਵਜ ਰਹੇ 
ਵੱਡੇ _ਟੱਲ _('ਜੰਗ”), ਘੁੰਘਰੂ, _ਟੌਲੀਆਂ ਆਦਿ _(ਦੇ _ਵੱਜਣ ਨਾਲ) ਬੇਅੰਤ _ਰਾਗ _ਪੈਦਾ ਹੋ 
ਰਹੇ ਸਨ।੧੫੧। 

ਭੇਰੀ ਆਦਿ _ਵਾਜਿਆਂ _('ਬਜੰਤ੍') _ਦੀ _ਅਸੀਮ ਆਵਾਜ਼ _ਨਿਕਲ _ਰਹੀ ਸੀ, 
(ਸੈਨਿਕਾਂ ਦੇ) ਬੇਸ਼ੁਮਾਰ ਘੋੜੇ _ਹਿਣਕ _ਰਹੇ _ਸਨ। ਜਿਸ ਦਿਸ਼ਾ ਵਿਚ (ਉਹ ਯੋਗ 
ਜਾਂਦਾ ਸੀ (ਉਸ) ਪਿਛੇ (ਫੌਜੀ) ਨਾਇਕ _ਲਗ ਤੁਰਦੇ _ਸਨ। ਜਿਹੜਾ ਘੋੜੇ ਨੂੰ ਬੰਨ੍ਹ _ਲੈਂਦਾ 
ਸੀ, ਉਸ ਨਾਲ _(ਸੈਨਾ ਨਾਇਕ) ਜੂਝਦੇ ਸਨ ਅਤੇ ਲੜਾਈ _ਕਰ ਕੇ ਜਿਤ ਲੈਂਦੇ 
ਜਿਹੜਾ ਆ ਕੇ ਮਿਲ ਪੈਂਦਾ ਸੀ, (ਉਹ) ਬਚ ਜਾਂਦਾ ਸੀ, ਨਹੀਂ ਤਾਂ ਕ੍ਰੋਧ ਕਰ ਕੇ 
ਨੂੰ) _ਮਾਰ _ ਦਿੰਦੇ _ਸਨ।੧੫੨। 


੧੮ ੬ 


ਸੀ _ਦਸਮ-ਗ੍ਰੰਥ _ਸਾਹਿਬ 


ਹੈਯ” ਫੇਰ ਚਾਰ _ਦਿਸਾਨ ਮੈ ਸਭ ਜੀਤ ਕੈ ਛਿਤਪਾਲ। 
ਬਾਜਮੇਧ _ਕਰਿਯੋ _ਸਪੂਰਨ ਅਮਿਤ ਜਗ _ਰਿਸਾਲ। 

ਭਾਤ ਭਾਤ ਅਨੇਕ ਦਾਨ ਸੁ ਦੀਜੀਅਹਿ ਦਿਜਰਾਜ। 

ਭਾਤ _ਭਾਤ _ਪਟੰਬਰਾਦਿਕ _ਬਾਜਿਯੋ _ਗਜਰਾਜ। _੧੨। _੧੫੩। 
ਅਨੇਕ _ਦਾਨ ਦੀਏ _ਦਿਜਾਨਨ ਅਮਿਤ ਦਰਬ _ਅਪਾਰ। 

ਹੀਰ ਚੀਰ ਪਟੰਬਰਾਦਿ ਸੁਵਰਨ ਕੇ ਬਹੁ _ਭਾਰ। 

ਦੁਸਟ ਪੁਸਟ ਤ੍ਰਸੇ ਸਬੈ _ਥਰਹਰਿਓ ਸੁਨਿ ਗਿਰਰਾਇ। 

ਕਾਟਿ ਕਾਟਿ ਨ ਦੈ ਦ੍ਰਿਜੈ ਨ੍ਰਿਪ ਬਾਟ ਬਾਟ ਲੁਟਾਇ। ੧੩। ੧੫੪। 


ਫੇਰ ਕੈ ਸਭ ਦੇਸ ਮੈ ਹਯ” ਮਾਰਿਓ ਮਖ ਜਾਇ। 

ਕਾਟਿ ਕੈ ਤਿਹ ਕੋ ਤਬੈ ਪਲ ਕੈ ਕਰੈ ਚਤੁ ਭਾਇ। 

ਏਕ _ਬਿਪ੍ਰਨ ਏਕ _ਛੜੂਨ ਏਕ _ਇਸਤ੍ਰਿਨ ਦੀਨ। 

ਚਤ੍ਹ ਅੰਸ ਬਚਿਯੋ ਜੁ _ਤਾਤੇ ਹੋਮ ਮੈ ਵਹਿ ਕੀਨ। ੧੪। ੧੫੫। 

ਪੰਚ ਸੈ ਬਰਖ ਪ੍ਰਮਾਨ ਸੁ ਰਾਜ ਕੈ ਇਹ ਦੀਪ। 

ਅੰਤ ਜਾਇ ਗਿਰੇ ਰਸਾਤਲ ਪੰਡ ਪੁਤ੍ਰ ਮਹੀਪ। 

ਭੂਮ ਭਰਤ ਭਏ _ਪਰੀਛਤ ਪਰਮ _ਰੂਪ _ਮਹਾਨ। 

ਅਮਿਤ ਰੂਪ ਉਦਾਰ ਦਾਨ _ਅਛਿਜ _ਤੇਜ _ਨਿਧਾਨ। _੧੫।੧੫੬। 
ਨੰ “ਨ#ਆਨ ਪੁਲੱਨ ਪੱਲਾ ਦੁਤੀਆ ਸਜਨ _ਆਆਘਤੰ/ 
ਅਥ ਰਾਜਾ ਪ੍ਰੀਛਤ ਕੋ ਰਾਜ ਕਥਨੰ 

ਠਆਲ਼ ਛੰਦ 


ਏਕ ਦਿਵਸ _ਪਰੀਛਤਹਿ ਮਿਲਿ ਕੀਯੋ ਮੰਤ੍ਰ _ਮਹਾਨ। 
ਗਜਾਮੇਧ ਸੁ ਜਗ ਕੋ ਕਿਉ ਕੀਜੀਐ _ਸਵਧਾਨ। 

ਬੋਲਿ ਬੋਲਿ ਸੁ ਮਿਤ ਮੰਤੁਨ ਮੰਤੁ ਕੀਓ ਬਿਚਾਰ। 

ਸੇਤ ਦੰਤ ਮੌੰਗਾਇ ਕੈ ਬਹੁ ਜੁਗਤ ਸੋ ਅਬਿਚਾਰ। ੧। ੧੫੭। 
ਜਗ ਮੰਡਲ ਕੋ _ਰਚਿਯੋ ਤਹਿ ਕੋਟ ਅਸਟ ਪੁਮਾਨ। 

ਅਸਟ ਸਹੰਸੂ ਬੁਲਾਇ ਰਿਤੁਜੁ ਅਸਟ ਲਛ __ਦਿਜਾਨ। 
ਭਾਤ ਭਾਤ ਬਨਾਇ ਕੈ ਤਹਾ ਅਸਟ ਸਹੰਸੂ ਪੁਨਾਰ। 

ਹਸਤ ਸੁੰਡ ਪੁਮਾਨ ਤਾ _ ਮਹਿ _ਹੋਮੀਐ ਘ੍ਰਿਤ ਧਾਰ। ੨। ੧੫੮। 
ਦੇਸ ਦੇਸ ਬੁਲਾਇ ਕੈ ਬਹੁ _ਭਾਤ ਭਾਤ ਨ੍ਰਿਪਾਲ। 

ਭਾਤ _ਭਾਤਨ ਕੇ ਦੀਏ ਬਹੁ _ਦਾਨ ਮਾਨ _ਰਸਾਲ। 

ਹੀਰ ਚੀਰ _ਪਟੰਬਰਾਦਿਕ ਬਾਜ ਅਉ _ਗਜਰਾਜ। 

ਸਾਜ ਸਾਜ ਸਬੈ ਦੀਏ ਬਹੁ ਰਾਜ ਕੌ ਨ੍ਿਪਰਾਜ। ੩। ੧੫੯। 
ਐਸਿ ਭਾਤਿ ਕੀਓ ਤਹਾ ਬਹੁ ਬਰਖ ਲਉ ਤਿਹ ਰਾਜ। 
ਕਰਨ ਦੇਵ ਪੁਮਾਨ ਲਉ ਅਰ ਜੀਤ ਕੈ ਬਹੁ _ਸਾਜ। 


੧. 'ਰੈ” ੨. “ਹੈ” 


ਗਿਆਨ ਪ੍ਰਬੋਧ ੧੮੬ 


ਚੌਹਾਂ ਦਿਸ਼ਾਵਾਂ _ਵਿਚ _ਘੋੜਾ _ਫੇਰ _ਕੇ _ਅਤੇ ਸਾਰਿਆਂ ਰਾਜਿਆਂ ਨੂੰ ਜਿਤ ਕੇ 
(ਯੁਧਿਸ਼ਠਰ _ਨੇ) _ਅਸ਼ਵਮੇਧ _ਯੌਂਗ _ ਸੰਪੂਰਨ _ਕੀਤਾ ਜੋ ਬਹੁਤ _ਅਸੀਮ _ਅਤੇ _ ਸੁੰਦਰ _ਸੀ। 
ਨੂੰ ਤਰ੍ਹਾਂ `ਤਰ੍ਹਾਂ ਦੇ ਅਨੇਕਾਂ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਕਈ ਤਰ੍ਹਾਂ ਦੇ ਰੇਸ਼ਮੀ 


ਬਸਤ੍ਰ, _ਘੋੜੇ _ ਅਤੇ _ਹਾਥੀ _ (ਸ਼ਾਮਲ _ ਸਨ)।੧੫੩। 

ਬ੍ਰਾਹਮਣਾਂ ਨੂੰ ਅਨੇਕ ਤਰ੍ਹਾਂ ਦੇ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਬੇਅੰਤ ਅਤੇ ਅਪਾਰ 
ਧਨ-ਦੌਲਤ ਸੀ; ਹੀਰੇ, ਕਪੜੇ, ਰੇਸ਼ਮੀ ਬਸਤੁ _ਅਤੇ ਸੋਨੇ ਦੇ ਬਹੁਤ ਭਾਰ ਸਨ। (ਉਸ _ਦਾਨ 
ਨੂੰ ਵੇਖ ਕੇ) ਸਾਰੇ ਬਲਵਾਨ _ਵੈਰੀ ਬਹੁਤ ਡਰ _ਗਏ ਅਤੇ ਸੁਮੇਰ ਪਰਬਤ _ਵੀ ਸੁਣ ਕੇ 
ਕੰਬਣ ਲਗਾ (ਕਿ _ਕਿਤੇ) ਰਾਜਾ _(ਯੁਧਿਸ਼ਨਰ) ਕਟ _ਕਟ ਕੇ (ਮੈਨੂੰ ਵੀ) ਬ੍ਰਾਹਮਣਾਂ ਵਿਚ 
ਵੰਡ ਵੰਡ ਕੇ ਲਟਾ ਨ ਦੇਵੇ।੧੫੪। 

ਸਾਰਿਆਂ ਦੇਸ਼ਾਂ ਵਿਚ (ਘੋੜੇ ਨੂੰ) ਫੇਰ ਕੇ _ਯੌਗ-ਸ਼ਾਲਾ _ਵਿਚ _ਮਾਰ _ਦਿੱਤਾ _ਗਿਆ। 
ਤਦੋਂ ਹੀ ਉਸ ਨੂੰ ਕਟ ਕੇ ਚਾਰ ਹਿੱਸਿਆਂ ਵਿਚ ਵੰਡਿਆ ਗਿਆ। ਇਕ (ਹਿੱਸਾ) ਬ੍ਰਾਹਮਣਾਂ 
ਨੂੰ, _ਇਕ _ਛਤਰੀਆਂ ਨੂੰ ਅਤੇ ਇਕ ਇਸਤਰੀਆਂ ਨੂੰ ਦਿੱਤਾ _ਗਿਆ। (ਜੋ) __ ਚੌਥਾ _ਹਿੱਸਾ 
ਉਸ _ਦੀ ਹਵਨ _ਵਿਚ _ਆਹੂਤੀ _ਦਿੱਤੀ _ਗਈ।੧੫੫। 
ਇਸ ਦੀਪ ਵਿਚ ਪੰਜ ਸੌ ਵਰ੍ਹੇ ਰਾਜ ਕਰਕੇ ਪੰਡੂ ਰਾਜੇ ਦੇ ਪੁੱਤਰ (ਪੰਜ ਪਾਂਡਵ) 
ਅੰਤ ਨੂੰ _ਹਿਮਾਲਾ ਪਰਬਤ _ਵਿਚ ਜਾ _ਡਿਗੇ। (ਉਨ੍ਹਾਂ ਤੋਂ ਬਾਦ) ਪਰਮ _ਸੁੰਦਰ ਅਤੇ ਮਹਾਨ 
ਪਰੀਕਸ਼ਿਤ _ਭਾਰਤ-ਭੂਮੀ _ਦਾ ਰਾਜਾ _ਹੋਇਆ। _ (ਉਹ) ਅਸੀਮ _ਰੂਪ _ਵਾਲਾ, _ਉਦਾਰ _ਦਾਨੀ 
ਅਤੇ _ਕਦੇ ਨ _ਛਿਜਣ ਵਾਲੇ _ਤੇਜ _ਦਾ _ ਖੁਜ਼ਾਨਾ _ਸੀ।੧੫੬। 


ਨੰ 'ਨਆਨ ਪੁਲੌਧ ਪੱਲ ਦੂਜਾ ਯੱਗ ਗਆ੫ਤ/੨/ 


1 


ਹੁਣ ਰਾਜਾ ਪਰੀਕਸ਼ਿਤ ਦੇ ਰਾਜ ਦਾ ਕਥਨ 
ਠਆਲ਼ ਛੰਦ 


ਇਕ _ਦਿਨ _ਪਰੀਕਸ਼ਿਤ _ਨੇ (ਸਾਰਿਆਂ ਨਾਲ _ਰਲ _ਕੇ) ਇਕ ਮਹੱਤਵਪੂਰਨ ਸਲਾਹ 
ਕੀਤੀ _ਕਿ _ਗਜ-ਮੇਧ _ਯੌਂਗ _ਕਿਵੇਂ _ਵਿਧੀਪੂਰਵਕ ਕੀਤਾ _ਜਾਏ। _(ਉਸ ਨੇ) ਮਿਤਰਾਂ ਅਤੇ 
ਮੰਤਰੀਆਂ ਨੂੰ ਬੁਲਾ ਬੁਲਾ ਕੇ ਵਿਚਾਰ ਕੀਤਾ। (ਫਿਰ) ਹੋਰ ਵਿਚਾਰਾਂ ਵਿਚ ਨ ਪੈ ਕੇ ਬਹੁਤ 


ਜੁਗਤ ਨਾਲ _ ਚਿੱਟੇ _ਦੰਦਾਂ ਵਾਲਾ _ਹਾਥੀ _ ਮੰਗਵਾ _ਲਿਆ।੧੫੭। 

ਉਥੇ _ਔਠ ਕੋਹਾਂ ਤਕ (ਪਸਰਿਆ) _ਯੱਗ-ਮੰਡਲ _ਬਣਵਾਇਆ। _ ਔਠ _ਹਜ਼ਾਰ _ਰਿਤਜ 
(ਯੋਗ _ਕਰਉਣ _ਵਾਲੇ _ਕਰਮਕਾਂਡੀ)ਅਤੇ _ਔਠ _ ਲੱਖ _ ਬ੍ਰਾਹਮਣ ਬੁਲਾ _ਲਏ। _ (ਉਸ _ ਹਵਨ- 
ਕੁੰਡ _ਨਾਲ) ਉਥੇ ਭਾਂਤ ਭਾਂਤ ਦੇ _ਔਠ ਹਜ਼ਾਰ ਪ੍ਰਨਾਲੇ ਬਣਵਾ ਕੇ ਉਸ ਵਿਚ ਹਾਥੀ ਦੀ 
ਸੁੰਡ _ਜਿੰਨੀ ਘਿਉ ਦੀ ਧਾਰ ਹੋਮ ਹੋਣ _ਲਗੀ।੧੫੮। 


ਦੇਸ਼ਾਂ ਦੇਸ਼ਾਂ ਤੋਂ ਭਾਂਤ ਭਾਂਤ ਦੇ ਰਾਜੇ ਬੁਲਾ ਲਏ ਅਤੇ ਬਹੁਤ ਤਰ੍ਹਾਂ ਦੇ ਸੁੰਦਰ ਦਾਨ 
ਅਤੇ ਆਦਰ _ਮਾਣ ਦਿੱਤੇ। ਹੀਰੇ, _ਕਪੜੇ, ਰੇਸ਼ਮੀ ਬਸਤ੍ਰ, ਘੋੜੇ _ਅਤੇ _ਹਾਥੀ ਆਦਿਕ ਨੂੰ 
ਸਜਾ _ਕੇ ਬਹੁਤ ਰਾਜਿਆਂ ਨੂੰ _ ਮਹਾਰਾਜਾ _ਪਰੀਕਸ਼ਿਤ _ਨੇ _ ਦਿੱਤੇ।੧੫੯। 


ਇਸ ਤੜ੍ਹਾਂ ਨਾਲ _ਉਸ ਨੇ ਬਹੁਤ ਵਰ੍ਹਿਆਂ ਤਕ _ਉਥੇ _ਰਾਜ _ਕੀਤਾ। _ਕਰਨ _ਦੇਵ 
ਰਾਜੇ _ਵਰਗੇ ਮੰਨਿਆਂ _ਪ੍ਰਮੰਨਿਆਂ ਵੈਰੀਆਂ ਨੂੰ ਜਿਤ _ਲਿਆ ਅਤੇ _ਸਾਮਾਨ _(ਖੋਹ _ਲਿਆ)। 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਦਿਵਸ ਚੜਿਓ ਨ੍ਰਿਪ ਬਰ ਸੈਲ ਕਾਜ ਅਖੇਟ। 
ਦੇਖ ਮ੍ਰਿਗ ਭਇਓ ਤਹਾ ਮੁਨਰਾਜ ਸਿਉ ਭਈ ਭੇਟ। ੪। ੧੬0। 


ਪੈਡ ਯਾਹਿ ਗਯੋ ਨਹੀ ਮ੍ਰਿਗ ਰੇ _ਰਖੀਸਰ ਬੋਲ। 

ਉਤਰ ਭੂਪਹਿ ਨ ਦੀਓ ਮੁਨਿ ਆਖਿ ਭੀ ਇਕ ਖੋਲ। 

ਮ੍ਰਿਤਕ ਸਰਪ _ਨਿਹਾਰ ਕੈ ਜਿਹ _ਅਗੂ _ਤਾਹ ਉਠਾਇ। 

ਤਉਨ ਕੇ ਗਰ ਡਾਰ ਕੈ ਨ੍ਰਿਪ ਜਾਤ ਭਯੋ _ਨ੍ਿਪਰਾਇ। ੫। ੧੬੧। 


ਆਖ _ਉਘਾਰ _ਲਥਖੈ ਕਹਾ _ਮੁਨ ਸਰਪ ਦੇਖ _ਡਰਾਨ। 
ਕਰੋਧ ਕਰਤ ਭਯੋ ਤਹਾ _ਦਿਜ ਰਕਤ ਨੇਤ੍ਹ _ਚੁਚਾਨ। 
ਜਉਨ ਮੋ ਗਰਿ ਡਾਰਿ ਗਿਓ ਤਿਹ ਕਾਟਿ ਹੈ ਅਹਿਰਾਇ। 


ਸਪਤ _ਦਿਵਸਨ ਮੈ ਮਰੈ ਯਹਿ ਸਤਿ ਸੁੱਪ ਸਦਾਇ। ੬। ੧੬੨। 


ਸੁਾਪ ਕੋ ਸੁਨਿ ਕੈ ਡਰਿਯੋ ਨ੍ਰਿਪ ਮੰਦੂ ਏਕ ਉਸਾਰ। 

ਮਧਿ ਗੰਗ _ਰਚਿਯੋ ਧਉਲਹਰਿ ਛੁਇ ਸਕੈ ਨ ਬਿਆਰ। 

ਸਰਪ ਕੀ ਤਹ ਗੰਮਤਾ ਕੋ ਕਾਟਿ ਹੈ ਤਿਹ ਜਾਇ। 

ਕਾਲ ਪਾਇ ਕਟ੍ਯੋ ਤਬੈ ਤਹਿ ਆਨ ਕੈ ਅਹਿਰਾਇ। _੭। ੧੬੩। 


ਸਾਠ ਬਰਖ ਪੁਮਾਨ ਲਉ ਦੁਇ ਮਾਸ ਯੋ ਦਿਨ ਚਾਰ। 
ਜੋਤਿ ਜੋਤਿ ਬਿਖੈ ਰਲੀ ਨ੍ਰਿਪ ਰਾਜ ਕੀ _ਕਰਤਾਰ। 
ਭੂਮ ਭਰਥ ਭਏ ਤਬੈ ਜਨਮੇਜ ਰਾਜ _ਮਹਾਨ। 
ਸੂਰਬੀਰ ਹਠੀ ਤਪੀ ਦਸ ਚਾਰ ਚਾਰ _ਨਿਧਾਨ। ੮। ੧੬੪। 
/ਣਤਾ ਰਾਜਾ ਪੁੱਛਿਤ _ਅਆਘਤੰ ਭਲੋ 
ਰਾਜਾ ਜਨਮੇਜਾ ਰਾਜ _ਪਾਵਤ ਭਏ 
ਰੁਆਲ ਛੱਟ 
ਰਾਜ ਕੋ ਗ੍ਰਿਹ ਪਾਇਕੈ _ਜਨਮੇਜ ਰਾਜ _ਮਹਾਨ। 
ਸੂਰਬੀਰ _ਹਠੀ ਤਪੀ ਦਸ _ਚਾਰ ਚਾਰ _ਨਿਧਾਨ। 
ਪਿਤਰ ਕੇ ਬਧ ਕੋਪ ਤੇ ਸਬ ਬਿਪੁ ਲੀਨ ਬੁਲਾਇ। 
ਸਰਪ ਮੇਧ _ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ। ੧। ੧੬੫। 


ਏਕ ਕੋਸ ਪੁਮਾਨ ਲਉ ਮਖ ਕੁੰਡ ਕੀਨ ਬਨਾਇ। 
ਮੌਤੂ _ਸਕਤ _ਕਰਨੈ ਲਗੇ ਤਹਿ ਹੋਮ ਬਿਪ੍ਰ ਬਨਾਇ। 
ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ। 
ਜਤ ਤਤ ਉਠੀ ਜੈਤ ਧੁਨ ਭੂਮ ਭੂਰ ਉਦਾਰ। ੨। ੧੬੬। 


ਕਿ 
ਰਾਜੇ ਨੂੰ ਕਈ ਉਤਰ ਦਿੱਤਾ। (ਉਥੇ 


(ਮੁਨੀ ਵਲੋਂ ਦਿੱਤੇ) ਸ੍ਰਾਪ (ਦੀ ਗੱਲ) ਨੂੰ ਸੁਣ ਕੇ ਰਾਜਾ ਡਰ ਗਿਆ ਅਤੇ ਇਕ 
ਘਰ _ (ਮੰਦਿਰ) _ਉਸਰਵਾਇਆ। _ (ਉਹ) _ਚਿੱਟਾਂ _ਰਾਜ-ਮਹੌਲ _ਗੰਗਾ _ਦੇ ਵਿਚਾਲੇ _ਰਚਿਆ 
ਗਿਆ (ਜਿਸ ਨੂੰ) ਵਾਯੂ _(ਬਿਆਰ) ਵੀ ਛੋਹ ਨਹੀਂ ਸਕਦੀ _ਸੀ। ਉਥੇ _ਸੈਂਪ ਦੀ ਪਹੁੰਚ 
ਕਿਥੇ, ਕਿ ਜਾ ਕੇ ਕੱਟ ਸਕੇ। (ਪਰੰਤੂ) ਵਕਤ ਆਉਣ ਤੇ ਸੱਪਾਂ ਦੇ ਰਾਜੇ (ਤੱਛਕ) ਨੇ 
ਤਦੋਂ ਉਥੇ ਆ ਕੇ ਡਸ ਲਿਆ।੧੬੩। 

(ਉਸ ਨੇ) ਸੱਠ ਵਰ੍ਹੇ, ਦੋ ਮਹੀਨੇ ਅਤੇ _ਚਾਰ ਦਿਨਾਂ ਤਕ (ਰਾਜ ਕੀਤਾ), ਫਿਰ ਰਾਜੇ 
ਦੀ ਜੋਤਿ ਕਰਤਾਰ _ਦੀ ਜੋਤਿ _ਨਾਲ _ਮਿਲ _ਗਈ। _ ਤਦ _ਭਰਤ-ਭੂਮੀ _ਉਤੇ _ਮਹਾਨ _ਰਾਜਾ 
ਜਨਮੇਜਾ _ਹੋਇਆ ਜੋ _ਸੂਰਵੀਰ, _ਹਠੀ, _ਤਪਸਵੀ _ਅਤੇ _ਚਾਰ ਤੇ ਚੌਦਾਂ ਵਿਦਿਆਵਾਂ ਦਾ 
ਗਿਆਤਾ ਸੀ।੧੬੪। 

/ਟੈਲੇਂ ਰਾਜਾ ਪੁੱਛਿਤ (੫ਗੰਕਗਨੈਤ) ਦਾ ਰਜ _ਆ੫ਤ _ਗੋਟਆ/ 
ਰਾਜਾ ਜਨਮੇਜਾ ਨੂੰ ਰਾਜ ਪ੍ਰਾਪਤ ਹੋਇਆ 
ਰੁਆਲ ਛੱਟ 

ਰਾਜੇ ਦੇ _ਘਰ ਜਨਮ _ਲੈ ਕੇ ਜਨਮੇਜਾ ਵੱਡਾ ਰਾਜਾ _(ਸਿੱਧ _ਹੋਇਆ)। _ (ਉਹ) 
ਸੂਰਵੀਰ, _ਹਠੀ, _ਤਪਸਵੀ _ਅਤੇ _ਚਾਰ _ਅਤੇ _੧੪ _ਵਿਦਿਆਵਾਂ ਦਾ _ਗਿਆਤਾ _ਸੀ। _(ਉਸ 
ਨੇ) ਪਿਤਾ ਦੇ ਬੌਂਧ (ਦਾ ਹਾਲ ਸੁਣ ਕੇ) ਕ੍ਰੋਧਿਤ ਹੋ ਕੇ ਸਾਰਿਆਂ ਬ੍ਰਾਹਮਣਾਂ ਨੂੰ ਬੁਲਾ _ਲਿਆ। 
(ਉਨ੍ਹਾਂ ਤੋਂ ਪਿਤਾ ਦੇ ਬੋਧ _ਦਾ _ਬਦਲਾ _ਲੈਣ ਲਈ _ਉਪਾ _ਪੁਛਿਆ। ਬ੍ਰਾਹਮਣਾਂ ਨੇ _ਸਰਪ- 
ਮੇਧ-ਯੌਂਗ _ਕਰਨ _ਦੀ ਸਲਾਹ ਦਿੱਤੀ, _ਤਦ ਰਾਜਾ ਜਨਮੇਜਾ) _ਸਰਪ-ਮੇਧ ਯੱਗ _ਕਰਨ _ਵਿਚ 
ਪੂਰੇ _ਸ਼ੌਕ _ਨਾਲ _ ਲਗ _ਗਿਆ।੧੬੫। 

ਇਕ _ਕੋਹ _ਤਕ ਦੇ ਖੇਤਰ ਵਿਚ _ਉਸ ਨੇ ਯੌਗ-ਕੁੰਡ ਚੰਗੀ _ਤਰ੍ਹਾਂ _ਤਿਆਰ 
ਕਰਵਾਇਆ _ ਜਿਸ _ਵਿਚ _ ਮੰਤਰ-ਸ਼ਕਤੀ _ਨਾਲ _ਸਾਰੇ ਸਰਾ ਹਮਣ ਲੋਕ _ਹੋਮ _ ਕਰਨ _ਲਗੇ। 
ਉਸ _(ਹਵਨ-ਕੁੰਡ _ਵਿਚ) ਅਣਗਿਣਤ ਕਰੋੜਾਂ ਸੱਪ ਆ ਆ ਕੇ ਡਿਗਣ ਲਗੇ। ਜਿਥੇ 
ਕਿਥੇ _ਭੂਮੀ _ਉਤੇ _ਧਰਮੀ _ਰਾਜੇ _ਦੀ _ਜੈ-ਜੈਕਾਰ _ਦੀ _ਧੁਨੀ _ਉਠਣ _ ਲਗੀ।੧੬੬। 


੧੮੮ ਸ੍ਰੀ _ਦਸਮ-ਗ੍ਰੰਥ ਸਾਹਿਬ 


ਹਸਤ ਏਕ ਦੂ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ। 
ਬੀਸ ਹਾਥ `ਇਕੀਸ ਹਾਥ _ਪਚੀਸ _ਹਾਥ _ਸਮਾਨ। 
ਤੀਸ ਹਾਥ _ਬਤੀਸ ਹਾਥ _ਛਤੀਸ ਹਾਥ _ਗਿਰਾਹਿ। 
ਆਨ ਆਨ ਗਿਰੈ ਤਹਾ ਸਭ ਭਸਮ ਭੂਤ ਹੋਇ ਜਾਇ। ੩।੧੬੭। 
ਏਕ ਸੌ ਹਸਤ ਪ੍ਰਮਾਨ ਦੋ ਸੌ ਹਸਤ ਪੁਮਾਨ। 
ਤੀਨ ਸੌ ਹਸਤ ਪ੍ਰਮਾਨ ਚਤ੍ਹ ਸੈ ਸੁ _ਸਮਾਨ। 
ਪਾਚ ਸੈ ਖਟ ਸੈ ਲਗੇ ਤਹਿ ਬੀਚ ਆਨ ਗਿਰੰਤ। 
ਸਹੈਸ ਹਸਤ ਪ੍ਰਮਾਨ ਲਉ ਸਭ ਹੋਮ ਹੋਤ ਅਨੰਤ। ੪। ੧੬੮। 
ਭੁਸ਼ੰਨਾ ਪੁਯਤ ਛੰਦ 
ਰਚਿਯੋ ਸਰਪ ਮੇਧੰ ਬਡੋ ਜਗ ਰਾਜੰ। ਕਰੈ ਼ਿਪ ਹੋਮੈ ਸਰੈ ਸਰਬ ਕਾਜੰ। 
ਦਹੇ ਸਰਬ _ਸਰਪੰ ਅਨੰਤੰ ਪੁਕਾਰੰ। ਭੁਜੈ ਭੋਗ _ਅਨੰਤੰ ਜੁਗੈ ਰਾਜ ਦੁਆਰੰ। ੧। ੧੬੯। 


ਕਿਤੇ ਅਸਟ ਹਸਤੰ ਸਤੰ ਪ੍ਰਾਇ ਨਾਰੰ। __ਕਿਤੇ ਦੁਆਦਿਸੇ ਹਸਤ ਲੌ ਪਰਮ ਭਾਰੰ। 
ਕਿਤੇ ਦੂੰ" ਸਹੰਸ੍ਹ ਕਿਤੇ ਜੋਜਨੇਕੰ। ਗਿਰੇ ਹੋਮ ਕੁੰਡੰ ਅਪਾਰੰ ਅਚੇਤੰ। ੨। ੧੭0। 


ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ। ਕਿਤੇ ਚਾਰ ਜੋਜਨ _ਦਹੇ ਭੂਮ _ਭੋਗਨ। 
ਕਿਤੇ ਮੁਸਟ ਅੰਗੁਸਟ ਗ੍ਰਿਸਟੰ ਪੁਮਾਨੰ। ਕਿਤੇ ਡੇਢੁ _ਗਿਸਟੇ ਅੰਗੁਸਟੰ ਅਰਧਾਨੰ। ੩। _੧੭੧। 


ਕਿਤੇ ਚਾਰ ਜੋਜਨ ਲਉ ਚਾਰ ਕੋਸੰ। ਛੂਐ ਘਿ੍‌ਰਿਤ ਜੈਸੇ ਕਰੈ ਅਗਨ ਹੋਮੰ। 
ਫਣੰ ਫਟਕੈ ਫੇਣਕਾ ਫੰਤਕਾਰੰ। ਛੁਟੈ ਲਪਟ ਜ੍ਹਾਲਾ” ਬਸੈ _ਬਿਖਧਾਰੰ। ੪। _੧੭੨। 


੮੮. 


ਕਿਤੇ ਸਪਤ _ਜੋਜਨ ਲੌ ਕੋਸ _ਅਸਟੰ। ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ। 
ਭਯੋ ਘੋਰ ਬਧੰ _ਜਰੇ ਕੋਟ ਨਾਗੰ। ਭਜ੍ਯੋ ਤਛਕੰ _ਭਛਕੰ ਜੇਮ ਕਾਗੰ। ੫। ੧੭੩। 


ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ। ਬਚੇ ਬਾਧ ਡਾਰੇ ਘਨੇ ਕੁੰਡ ਝੁੰਡੰ। 
ਭਜ੍ਯੋ ਨਾਗ ਰਾਜੰ _ਤਕ੍ਯੋ ਇੰਦੂ ਲੋਕੰ। ਜਰ੍ਯੋ ਬੈਦ ਮੌਤ੍ੰ _ਭਰ੍ਯੋ ਸਕ _ਸੋਕੰ। ੬। ੧੭੪। 


ਭੁਸ਼ੰਨਾ ਪੁਯਤ ਛੰਦ 
(ਇਸ ਤਰ੍ਹਾਂ) ਰਾਜੇ _ਨੇ _ਮਹਾਨ _ਸਰਪ-ਮੇਧ-ਯੌਂਗ _ਰਚਿਆ। _ਸਾਰੇ ਕੰਮਾਂ ਨੂੰ ਪੂਰਾ 


ਕਰਨ _ਲਈ _ ਬ੍ਰਾਹਮਣ ਹੋਮ _ਕਰ ਰਹੇ _ਸਨ। ਅਨੰਤ ਕਿਸਮਾਂ ਦੇ ਸਾਰੇ _ਸੱਪ _ਉਸ _ਵਿਚ 
ਸੜ ਮੋਏ _ਸਨ। _(ਮੌਤਰਾਂ ਦੇ ਬਲ ਨਾਲ _ਖਿਚੇ ਹੋਏ) ਜੋ ਅਨੰਤ ਸੌਂਪ ('ਭੋਗ”) ਰਾਜ-ਦੁਆਰ 
ਤੇ ਗਏ _ (ਸਭ) ਸੜ __ਗਏ।੧੬੯। 

ਕਿਤਨੇ _ਔਠ ਹੱਥ _ਦੇ ਅਤੇ (ਕਿਤਨੇ) _ਸੌਂਤ _ਹੱਥ _ਦੇ ਲਗਭਗ _('ਪ੍ਰਾਇ) ਮੋਟੀ 
ਗਰਦਨ ਵਾਲੇ, ਕਿਤਨੇ _੧੨ ਹੱਥਾਂ ਜਿਤਨੇ ਮੋਟੇ ('ਭਾਰੰ”), ਕਿਤਨੇ ਦੋ ਹਜ਼ਾਰ ਹੱਥ ਲੰਬੇ 
ਅਤੇ _ਕਿਤਨੇ ਹੀ ਇਕ _ਯੋਜਨ ਲੰਬੇ _ਬੇਅੰਤ (ਸੌਂਪ) ਅਚੇਤ ਹੋ ਕੇ _ਹਵਨ-ਕੁੰਡ ਵਿਚ ਡਿਗ 
ਰਹੇ ਸਨ।੧੭0। 

ਕਿਤਨੇ _ਦੋ _ਯੋਜਨ, ਕਿਤਨੇ ਤਿੰਨ _ਯੋਜਨ, _ਕਿਤਨੇ _ਚਾਰ _ਯੋਜਨ ਜਿੰਨੇ _ਲੰਬੇ ਸੌਂਪ 
('ਭੋਗਨ”), _ਕਿਤਨੇ _ਮੁਠ _(ਜਿੰਨੇ), (ਕਿਤਨੇ) ਅੰਗੂਠੇ _(ਜੇਡੇ, ਕਿਤਨੇ) _ਗਿਠ _ ਜਿੰਨੇ, _ਕਿਤਨੇ 
ਡੇਢ _ਗਿਠ _(ਜੇਡੇ _ਅਤੇ _ਕਿਤਨੇ) _ਅਧੇ _ ਅੰਗੂਠੇ _ (ਜਿੰਨੇ)।੧੭੧। 


ਸਨ, ਜਿਵੇਂ (ਅੱਗ _ਵਿਚ) _ਘਿਓ (ਪੈਂਦਾ ਹੋਵੇ)। (ਹਵਨ ਵਿਚ _ਸੜਦੇ ਹੋਏ ਸੌਂਪ) 
ਨੂੰ ਪਟਕਦੇ ਸਨ, _ਝੱਂਗ _ਸੁਟਦੇ ਸਨ ਅਤੇ ਫੁੰਕਾਰੇ ਮਾਰਦੇ _ਸਨ। (ਜਦੋਂ) ਸੌਂਪ ਵਿਚ 
ਹਨ ਤਾਂ ਅੱਗ ਦੀ ਲਾਟ ਮਚਦੀ _ਹੈ।੧੭੨। 

ਜੇਡੇ ਮੋਟੇ ਸੱਪਾਂ ਦਾ ਭਿਆਨਕ _ਬੌਧ _(ਇਸ ਯੋਗ ਵਿਚ ਹੋਇਆ ਅਤੇ) ਕਰੋੜਾਂ ਸੜ ਕੇ 
ਸੁਆਹ ਹੋ _ਗਏ। _ਤੱਛਕ ਡਰ ਕੇ (ਇੰਜ) ਭਜ ਗਿਆ, ਜਿਉਂ ਕਾਂ ਬਾਜ਼ (ਭੱਛਕ ਨੂੰ 
ਵੇਖ _ਕੇ ਖਿਸਕ _ ਜਾਂਦਾ _ਹੈ)।੧੭੩। 

(ਸੱਪਾਂ ਦੀਆਂ) ਕਰੋੜਾਂ _ਕੁਲਾਂ ਹਵਨ-ਕੁੰਡ ਵਿਚ _ਸੜ _ਮਰੀਆਂ। ਜੋ ਬਚ _ਗਏ, ਉਨ੍ਹਾਂ 
ਨੂੰ ਬੰਨ੍ਹ _ਕੇ ਇਕੱਠਿਆਂ _ਹਵਨ-ਕੁੰਡ _ਵਿਚ _ਸੁਟ ਦਿੱਤਾ _ਗਿਆ। _ਨਾਗ-ਰਾਜ _ਤੱਛਕ _ਭਜ 
ਕੇ ਇੰਦਰ ਲੋਕ ਜਾ _ਪਹੁੰਚਿਆ। _ਵੇਦ-ਮੌਤਰਾਂ (ਦੀ ਸ਼ਕਤੀ ਕਰ _ਕੇ ਇੰਦਰ ਲੋਕ) ਸੜਨ 
ਲਗਿਆ, _ (ਫਲਸਰੂਪ) ਇੰਦਰ _ਚਿੰਤਾਵਾਨ ਹੋ __ਗਿਆ।੧੭੪। 


੧੮੯ ਸ੍ਰੀ _ਦਸਮ-ਗ੍ਰੰਥ ਸਾਹਿਬ 


ਬਧ੍ਯੋ_ ਮੌਤ੍ਰ _ਜੰਤੂੰ ਗਿਰ੍ਯੋ ਭੂਮ _ਮਧੰ। ਅੜਿਓ ਆਸਤੀਕੰ ਮਹਾ _ਬਿਪ੍ਹ _ਸਿਧੰ। 
ਭਿੜ੍ਯੋ ਭੇੜ ਭੂਪੰ ਝਿਣ੍ਯੋ _ਝੇੜ _ਝਾੜੰ। ਮਹਾ ਕ੍ਰੋਧ ਉਠ੍ਯੋ _ਤਣੀ ਤੋੜ ਤਾੜੰ। ੭। ੧੭੫। 


ਤਜ੍ਯੋ ਸੂਪ ਮੇਧੰ _ਭਜ੍ਯੋ ਏਕ ਨਾਥੰ। ਕ੍ਰਿਪਾ ਮੰਤੁ ਸੂਝੈ ਸਬੈ ਸ੍ਰਿਸਟ ਸਾਜੰ। 
ਸੁਨਹੁ ਰਾਜ ਸਰਦੂਲ _ਬਿਦ੍ਯਾ _ਨਿਧਾਨੰ। _ਤਪੈ _ਤੇਜ ਸਾਵੰਤ _ਜੁਆਲਾ _ਸਮਾਨੰ। ੮। _੧੭੬। 


ਮਹੀ ਮਾਹ ਰੂਪੰ ਤਪੈ ਤੇਜ ਭਾਨੰ। ਦਸੰ ਚਾਰ ਚਉਦਾਹ _ਬਿਦਿਆ ਨਿਧਾਨੰ। 
ਸੁਨਹੁ ਰਾਜ _ਸਾਸਤੁਗ ਸਾਰੰਗ ਪਾਨੰ। ਤਜਹੁ ਸਰਪ ਮੇਧੰ ਦਿਜੈ ਮੋਹਿ ਦਾਨੰ। ੯। ੧੭੭। 


ਤਜਹੁ ਜੋ ਨ ਸਰਪੰ ਜਰੋ ਅਗਨ ਆਪੰ। ਕਰੋਂ ਦਗਧ ਤੋ ਕੌ ਦਿਵੌ ਐਸ. ਸੁਾਪੰ। 
ਹਣ੍ਯੋ ਪੇਟ ਮਧੰ ਛੁਰੀ ਜਮਦਾੜੰ। ਲਗੇ ਪਾਪ _ਤੋਕੋ ਸੁਨਹੁ ਰਾਜ ਗਾੜੰ। ੧0। ੧੭੮। 


ਸੁਨੇ ਬਿਪ ਬੋਲੰ ਉਠਿਯੋ ਆਪ ਰਾਜੰ। _ਤਜਿਯੋ ਸਰਪ ਮੇਧੰ ਪਿਤਾ ਬੈਰ ਕਾਜੰ। 
ਬੁਲ੍ਯੋ _ਬ੍ਯਾਸ ਪਾਸੰ _ਕਰਿਯੋ ਮੰਤ੍ਰ ਚਾਰੈ। ਮਹਾ ਬੇਦ ਬਿਆਕਰਣ ਬਿਦਿਆ ਬਿਚਾਰੋ। _੧੧। ੧੭੯। 


ਸੁਨੀ ਪੁਤੂਕਾ ਦੁਇ ਗ੍ਰਿਹ ਕਾਸਿ ਰਾਜੰ। ਮਹਾ ਸੁੰਦਰੀ ਰੂਪ ਸੋਭਾ ਸਮਾਜੈ। 
ਜਿਣਿਉ ਜਾਇ ਤਾਕੋ ਹਣੋ ਦੁਸਟ ਪੁਸਟੰ। _ਕਰਿਯੋ ਧਿਆਨ ਤਾਨੇ _ਲਦੇ ਭਾਰ ਉਸਟੰ। ੧੨। ੧੮0। 


ਚਲੀ ਸੈਨ ਸੂਕਰ ਪਰਾਚੀ ਦਿਸਾਨੰ। ਚੜੇ ਬੀਰ _ਧੀਰੰ _ਹਠੇ ਸਸਤ੍ਰ _ਪਾਨਂ। 
ਦੁਰਿਯੋ ਜਾਇ ਦੁਰਗ ਸੁ _ਬਾਰਾਣਸੀਸੰ। ਘੇਰਿਯੋ ਜਾਇ ਫਉਜੰ _ਭਜਿਓ ਏਕ _ਈਸੰ। _੧੩। ੧੮੧। 


ਮਚਿਯੋ ਜੁਧ ਸੁਧੰ ਬਹੇ ਸਸਤ੍ਰ ਘਾਤੰ। ਗਿਰੇ ਅਧੁ ਵਧੰ _ਸਨਧੰ ਬਿਪਾਤੰ। 
ਗਿਰੇ ਹੀਰ ਚੀਰੰ ਸੁ _ਬੀਰੰ ਰਜਾਣੰ। ਕਟੈ ਅਧੁ ਅਧੰ ਛੁਟੇ ਰੁਦੂ ਧ੍ਯਾਨੰ। ੧੪। ੧੮੨। 


ਗਿਆਨ ਪ੍ਰਬੋਧ ੧੮੯ 


(ਆਖਿਰ _ਵਿਚ _ਤੱਛਕ _ਨਾਗ _ਵੀ) _ਮੰਤਰਾਂ-ਜੰਤਰਾਂ ਦਾ ਬੰਨ੍ਹਿਆ ਹੋਇਆ ਭੂਮੀ _ਉਤੇ 
ਆ ਡਿਗਿਆ। (ਉਸ ਨੂੰ ਡਿਗਦਾ ਵੇਖ _ਕੇ) ਆਸਤੀਕ ਨਾਂ ਦਾ ਸਿੱਧ ਬ੍ਰਾਹਮਣ (ਰਾਜੇ 
ਅਗੇ) _ਅੜ _ਖੜੋਤਾ। _(ਉਸ ਨੇ) ਰਾਜੇ _ਨਾਲ ਖ਼ੂਬ _ਭੇੜ _ਭਿੜਿਆ ਅਤੇ _ਝਗੜਾ ਕਰਦਿਆਂ 
ਕਰਦਿਆਂ ਖਿਝ _ਗਿਆ। (ਉਸ ਦੇ ਹਿਰਦੇ ਵਿਚ) ਬਹੁਤ ਕ੍ਰੋਧ ਪੈਦਾ ਹੋਇਆ (ਅਤੇ ਆਪਣੇ 
ਜਾਮੇ _ਦੀ) _ਤਣੀ ਤੋੜ ਕੇ (ਰਾਜੇ ਨੂੰ) _ਤਾੜਨ _ ਲਗਾ।੧੭੫। 

(ਕਿ) ਸੱਪਾਂ ਦਾ ਯੋਗ ਛਡ _ਦਿਓ (ਅਤੇ ਕੇਵਲ) ਇਕ ਸੁਆਮੀ ਦਾ ਭਜਨ ਕਰੋ। 
(ਜਿਸ ਦੀ) ਕ੍ਰਿਪਾ ਨਾਲ ਮੰਤਰ _ਸੁਝਦੇ ਹਨ ਅਤੇ _ਸਿ੍‌ਿਸ਼ਟੀ ਦੇ ਸਾਰੇ ਸਾਜ (ਸਜਦੇ _ਹਨ)। 
ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖੁਜ਼ਾਨੇ ! ਸੁਣ, (ਜੇ ਤੂੰ ਮੇਰਾ ਕਿਹਾ ਮੰਨੇਗਾ, ਤਾਂ 
ਤੇਰਾ ਤੇਜ ਸੂਰਜ ਅਤੇ _ ਅਗਨੀ _ਵਾਂਗ _ਤਪੇਗਾ।੧੭੬। 

ਧਰਤੀ ਵਿਚ ਚੰਦ੍ਰਮਾ _('ਮਾਹ”) (ਵਰਗਾ _ਤੇਰਾ) ਰੂਪ _ਅਤੇ _ਸੂਰਜ ਦੇ ਸਮਾਨ ਤੇਰਾ 
ਤੇਜ _ਚਮਕੇਗਾ। (ਤੂੰ) ਦਸ, _ਚਾਰ _ਅਤੇ ਚੌਦਾਂ _ਵਿਦਿਆਵਾਂ ਦਾ ਖ਼ਜ਼ਾਨਾ _ਹੋਵੇਂਗਾ। ਹੇ ਸ਼ਾਸਤਰ 
ਦੇ ਗਿਆਤਾ ਅਤੇ _ਧਨੁਸ਼ਧਾਰੀ ਰਾਜੇ _! ਸੁਣੋ, ਸੱਪਾਂ ਦਾ ਯੋਗ ਛਡ _ਦਿਓ, ਇਹੀ ਮੈਨੂੰ ਦਾਨ 
'ਦਿਓ।੧੭੭। 

ਜੇ (ਤੂੰ) ਸੱਪਾਂ (ਦੇ ਯੋਗ ਨੂੰ) ਨਹੀਂ _ਛਡੇਂਗਾ ਤਾਂ (ਹਵਨ ਦੀ) ਅੱਗ ਵਿਚ ਮੈਂ ਆਪ 
ਸੜ _ਮਰਾਂਗਾ। _ਅਤੇ ਤੈਨੂੰ ਅਜਿਹਾ ਸਰਾਪ ਦਿਆਂਗਾ _(ਜਿਸ _ਨਾਲ ਤੂੰ ਵੀ) _ਸੜ _ਜਾਵੇਂਗਾ। 
(ਜਾਂ ਮੈਂ ਆਪਣੇ) ਪੇਟ ਵਿਚ ਛੁਰੀ ਜਾਂ ਕਟਾਰ ਮਾਰ _ਲਵਾਂਗਾ। ਹੇ ਰਾਜਨ ! ਸੁਣੋ, (ਫਿਰ) 
ਤੈਨੂੰ _(ਬੁਹਮ-ਹਤਿਆ ਦਾ) ਵੱਡਾ _ਪਾਪ _ਲਗੇਗਾ।੧੭੮। 

ਬਾਹਮਣ ਦੇ ਬੋਲ ਸੁਣ ਕੇ, ਰਾਜਾ (ਆਪਣੇ ਆਸਨ ਤੋਂ) ਉਠਿਆ। ਪਿਤਾ ਦੇ ਵੈਰ 
(ਦੇ ਬਦਲੇ) _ਕਰਕੇ _(ਜੋ ਸਰਪ _ਯੌਂਗ _ਰਚਿਆ _ਹੋਇਆ ਸੀ ਉਸ) ਸਰਪ-ਯੌਂਗ _ਨੂੰ ਛਡ 
ਦਿੱਤਾ। _ਵੇਦ, _ਵਿਆਕਰਣ _ਅਤੇ _ਵਿਦਿਆਵਾਂ ਦੇ ਮਹਾ ਵਿਚਾਰਕ _ਵਿਆਸ ਨੂੰ ਕੋਲ 
ਬੁਲਾਇਆ _ ਅਤੇ _ਚੰਗੀ ਤਰ੍ਹਾਂ ਸਲਾਹ _ ਕਰਨ _ਲਗਾ।੧੭੯। 

(ਰਾਜੇ ਨੂੰ _ਵਿਆਸ ਨੇ ਕਿਹਾ ਕਿ) ਸੁਣਿਆ ਹੈ ਕਿ ਕਾਸ਼ੀ ਦੇ ਰਾਜੇ ਦੇ ਘਰ ਦੋ 

ਜੋ ਬਹੁਤ ਸੁੰਦਰ ਅਤੇ ਰੂਪ ਤੇ ਸ਼ੋਭਾ ਦਾ _ਮੁਜਸਮਾ _ਹਨ। ਉਨ੍ਹਾਂ ਨੂੰ ਜਿਤ 

ਲਿਆਉ ਅਤੇ ਵੱਡੇ _ਵੱਡੇ ਦੁਸ਼ਟਾਂ ਨੂੰ _ਮਾਰ _ਦਿਉ। (ਇਹ _ਗੌਲ ਸੁਣਦਿਆਂ _ਸਾਰ) _ਉਸ 

ਨੇ _ਉਠਾਂ (ਉਤੇ ਸ਼ਸਤਰਾਂ ਅਸਤ੍ਰਾਂ) ਦੇ _ਭਾਰ _ਲਦ ਕੇ (ਕਾਸ਼ੀ ਵਲ) ਚਾਲੇ _ਪਾ _ਦਿੱਤੇ।੧੮0। 

ਦਿਸ਼ਾ ਵਲ ਸੈਨਾ ਹਵਾ ਦੀ ਤੇਜ਼ੀ ਨਾਲ ਤੁਰ ਪਈ। _ਧੀਰਜਵਾਨ ਅਤੇ _ਹਠੀ 

ਹੱਥਾਂ ਵਿਚ ਸ਼ਸਤੁ _ਲੈ ਕੇ ਚੜ੍ਹ _ਪਏ। ਕਾਸ਼ੀ _('ਬਾਰਾਣ”) ਦਾ ਰਾਜਾ (ਡਰ ਦਾ 

ਵਿਚ ਜਾ ਲੁਕਿਆ। ਫੌਜ ਨੇ (ਕਿਲੇ ਨੂੰ) ਜਾ ਘੇਰਿਆ ਅਤੇ (ਕਾਸ਼ੀ ਦੇ 
ਨੇ) ਇਕ _ ਸ਼ਿਵ _ਦਾ ਧਿਆਨ _ਕੀਤਾ।੧੮੧। 

ਚੰਗਾ ਯੁੱਧ ਮਚਿਆ, ਸ਼ਸਤ੍ਰਾਂ ਦੇ _ਆਘਾਤ ਅਤੇ _ਦਾਉ-ਪੇਚ ਹੋਣ _ਲਗੇ। ਚੰਗੀ ਤਰ੍ਹਾਂ 
ਸ਼ਸਤ੍ਰਾਂ ਨਾਲ ਸਜੇ _ਹੋਏ _('ਸਨੌਧੰ”) (ਸ਼ਸਤਰਾਂ ਦੀ) _ਮਾਰ ਨਾਲ ਅੱਧੇ ਅੱਧੇ (ਟੁਕੜੇ ਹੋ ਕੇ) 
ਡਿਗਣ _ਲਗੇ। _ਹੀਰਿਆਂ _ਨਾਲ _ਸਜੇ _ਬਸਤ੍ਰਾਂ ਵਾਲੇ _ਸੂਰਵੀਰ ਰਾਜਪੂਤ (ਧਰਤੀ ਉਤੇ) _ਡਿਗ 
ਪਏ। _(ਉਨ੍ਹਾਂ ਦੇ) ਅਧੋ-ਅੱਧ _ਕਟੇ ਜਾਣ ਕਾਰਨ ਸ਼ਿਵ ਦਾ ਧਿਆਨ ਵੀ ਉਖੜ 
"ਗਿਆ।੧੮੨। 


੧੯0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਗਿਰੇ ਖੇਤ੍ਰ ਖਤ੍ਰਾਣ ਖੜ੍ਹੀ ਖਤ੍ਰਾਣੰ। ਬਜੀ ਭੇਰ ਭੁੰਕਾਰ ਦੂਕਿਆ ਨਿਸਾਣੈ। 
ਕਰੇ ਪੈਜਵਾਰੰ ਪੁਚਾਰੈ ਸੁ ਬੀਰੰ। ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ। ੧੫। ੧੮੩। 


ਬਿਭੇ _ਦੰਤ ਵਰਮੰ ਪ੍ਰਛੇਦੈ _ਤਨਾਨੰ। ਕਰੇ _ਮਰਦਨੰ _ਅਰਦਨੰ _ਮਰਦਮਾਨੰ। 
ਕਟੇ ਚਰਮ ਬਰਮੰ ਛੁਟੇ ਚਉਰ ਚਾਰੰ। ਗਿਰੇ ਬੀਰ ਧੀਰੰ ਛੂਟੇ ਸਸਤ੍ਰ ਧਾਰੰ। ੧੬। ੧੮੪। 


ਜਿਣ੍ਯੋ _ਕਾਸਕੀਸੰ _ਹਣ੍ਯੋ ਸਰਬ ਸੈਨੰ। ਬਰੀ ਪੁਤ੍ਰਕਾ ਤਾਹ ਕੰਪ੍ਯੋ ਤ੍ਰਿਨੈਨੰ। 
ਭਇਓ ਮੇਲ ਗੇਲੰ ਮਿਲੇ ਰਾਜ ਰਾਜੰ। ਭਈ ਮਿਤੂ ਚਾਰੰ ਸਰੇ ਸਰਬ ਕਾਜੰ। ੧੭। ੧੮੫। 


ਰਾਜ ਦਾਜੰ ਸੁ ਦਾਸੀ ਅਨੂਪੰ। ਮਹਾ _ਬਿਦ੍ਯਵੰਤੀ ਅਪਾਰੰ _ਸਰੂਪੰ। 
ਹੀਰ ਚੀਰੰ ਕਿਤੇ ਸਿਆਉ ਕਰਨੰ। ਮਿਲੇ ਮਤ ਦੰਤੀ ਕਿਤੇ ਸੇਤ ਬਰਨੰ। ੧੮। ੧੮੬। 


ਕਰਿਯੋ ਬ੍ਯਾਹ ਰਾਜਾ ਭਇਓ ਸੁ ਪ੍ਰਸੰਨੰ। ਭਲੀ ਭਾਤ ਪੋਖੇ ਦਿਜੰ ਸਰਬ ਅੰਨੰ। 
ਕਰੇ ਭਾਤਿ ਭਾਤੰ ਮਹਾ ਗਜ ਦਾਨੰ। ਭਏ ਦੋਇ ਪੁਤ੍ਹੰ ਮਹਾ ਰੂਪ ਮਾਨੰ। ੧੯। ੧੮੭। 


ਲਖੀ ਰੂਪਵੰਤੀ ਮਹਾਰਾਜ _ਦਾਸੀ। ਮਨੋ ਚੀਰ ਕੈ ਚਾਰ ਚੰਦ੍ਹਾ _ਨਿਕਾਸੀ। 
ਲਹੈ _ਚੰਚਲਾ ਚਾਰ _ਬਿਦਿਆ ਲਤਾ _ਸੀ। _ਕਿਧੌ _ਕੰਜਕੀ ਮਾਝ ਸੋਭਾ ਪੁਕਾਸੀ। ੨0। ੧੮੮। 


ਕਿਧੋ ਫੂਲ ਮਾਲਾ ਲਖੈ_ਚੰਦੂਮਾ ਸੀ। _ਕਿਧੌ ਪਦਮਨੀ ਮੈ ਬਨੀ ਮਾਲਤੀ ਸੀ। 

ਕਿਧੌ ਪੁਹਪ ਧੰਨਿਆ ਫੁਲੀ ਰਾਇ ਥੇਲੰ। ਤਜੈ ਅੰਗ ਤੇ ਬਾਸੁ _ਚੰਪਾ ਫੁਲੇਲੰ। ੨੧। ੧੮੯। 
ਕਿਧੋ ਦੇਵ ਕਨਿਆ ਪ੍ਰਿਥੀ ਲੋਕ ਡੋਲੈ। _ਕਿਧੌ _ਜਛਨੀ _ਕਿਨ੍ਹਨੀ ਸਿਉ ਕਲੋਲੈ। 

ਕਿਧੋ ਰੁਦੂ ਬੀਜੰ ਫਿਰੈ ਮਧਿ ਬਾਲੰ। ਕਿਧੌ _ਪਤ੍ਹ ਪਾਨੰ ਨਚੈ ਕਉਲ ਨਾਲੰ। ੨੨। ੧੯॥0। 


ਗਿਆਨ ਪ੍ਰਬੋਧ ੧੯0 


ਛਤ੍ਰੀਪਣੇ ਦੀ ਮਰਯਾਦਾ _ਪਾਲਣ _ਵਾਲੇ _ਵੀ _ਰਣ-ਭੂਮੀ _ਵਿਚ _ਡਿਗ _ਪਏ। _ਭੇਰੀਆਂ 
ਦੇ _ਵਜਣ _ਦੀ _ਭੂੰਕਾਰ ਹੋਣ _ਲਗੀ _ਅਤੇ _ਨਗਾਰਿਆਂ _ਦੀ ਧੁੰਕਾਰ _ਹੋਣ _ਲਗੀ। _ ਸੂਰਮੇ 
ਲਲਕਾਰੇ _ਮਾਰ ਕੇ _ਪੂਤਿਗਿਆ ('ਪੈਜਵਾਰੰ”) ਪੂਰੀ ਕਰ ਰਹੇਂ ਸਨ। ਕਿਤੇ ਧੜ, ਕਿਤੇ ਸਿਰ 
ਅਤੇ _ਕਿਤੇ ਤੀਰਾਂ _ਨਾਲ _ਪੱਛੇ _ਸ਼ਰੀਰ _ਫਿਰਦੇ _ਸਨ।੧੮੩। 

ਹਾਥੀਆਂ ਦੇ ਕਵਚ _('ਦੰਤ-ਵਰਮੰ”) ਟੁੱਟ ਗਏ (“ਬਿਭੇ`) ਅਤੇ _ਸ਼ਰੀਰਾਂ ਉਤੇ ਜ਼ਖ਼ਮ 
ਹੋ _ਗਏ। ਬਹਾਦਰ _ਸ਼ੂਰਵੀਰਾਂ _('ਮਰਦਮਾਨੰ”) ਨੂੰ _ਦਲ-ਮਲ _ਕੇ ਮਸਲ ਦਿੱਤਾ ਗਿਆ । 
ਕਵਚ _('ਬਰਮੰ”) ਅਤੇ _ਢਾਲਾਂ _ਕਟੀਆਂ ਗਈਆਂ _ਸਨ ਅਤੇ ਸੁੰਦਰ ਚੌਰ _ਰੁਲ ਰਹੇ _ਸਨ। 
ਸ਼ਸਤ੍ਰਾਂ _ਦੀਆਂ ਧਾਰਾਂ _ਨਾਲ _ (ਵੱਡੇ _ਵੱਡੇ) _ਧੀਰਜਵਾਨ _ ਸੂਰਮੇ _ਡਿਗੇ _ਪਏ _ ਸਨ।੧੮੪। 

(ਰਾਜੇ _ਜਨਮੇਜੇ ਨੇ) ਕਾਸ਼ੀ ਦੇ ਰਾਜੇ ਨੂੰ ਜਿਤ ਲਿਆ ਅਤੇ ਉਸ ਦੀ ਸਾਰੀ ਸੈਨਾ 
ਮਾਰ _ਦਿੱਤੀ। _ਉਸ ਦੀਆਂ (ਦੋਹਾਂ) ਪੁੱਤਰੀਆਂ ਨਾਲ _(ਜਨਮੇਜੇ ਨ) ਵਿਆਹ _ਕਰ _ਲਿਆ। 
(ਇਹ ਘਟਨਾ ਵੇਖ ਕੇ) ਸ਼ਿਵ ਕੰਬ _ਗਿਆ। (ਅਖੀਰ ਦੋਹਾਂ ਰਾਜਿਆਂ ਦਾ ਆਪਸ _ਵਿਚ) 
ਮੇਲ _ਮਿਲਾਪ ਹੋ ਗਿਆ ਅਤੇ (ਕਾਸ਼ੀ ਦੇ) ਰਾਜੇ ਨੂੰ (ਆਪਣਾ) ਰਾਜ _ਮਿਲ _ਗਿਆ। (ਦੋਹਾਂ 
ਰਾਜਿਆਂ _ਵਿਚ) _ਚੰਗੀ _ਮਿਤਰਤਾ _ਹੋ__ਗਈ _ਅਤੇ _ਸਾਰੇ _ਕਾਰਜ _ਚੰਗੀ ਤਰ੍ਹਾਂ _ਸਿਰੇ ਚੜ੍ਹ 
ਗਈ ।੧੮੫। 

(ਜਨਮੇਜੇ ਨੂੰ ਕਾਸ਼ੀ ਦੇ) ਰਾਜੇ ਵਲੋਂ ਦਾਜ ਵਿਚ ਇਕ _ਅਨੂਪਮ ਦਾਸੀ ਮਿਲੀ ਜੋ 


ਮਹਾਨ _ਵਿਦਵੰਤੀ ਅਤੇ _ਅਪਾਰ _ ਸੁੰਦਰ _ਸਰੂਪ _ਵਾਲੀ _ਸੀ। _ਕਿਤਨੇ _ਹੀ ਹੀਰੇ, ਬਸਤ _ਅਤੇ 
ਕਾਲੇ _('ਸਿਆਉ”) ਕੰਨਾਂ _ਵਾਲੇ (ਘੋੜੇ) _ਮਿਲੇ। _ਕਿਤਨੇ ਹੀ ਚਿੱਟੇ ਰੰਗ _ਦੇ ਮਸਤ ਹਾਥੀ 
ਗਿਲੇ।੧੮੬। 

ਰਾਜਾ _(ਕਾਸ਼ੀ _ਰਾਜ _ ਦੀਆਂ _ਕੁਮਾਰੀਆਂ _ਨਾਲ) ਵਿਆਹ _ ਕਰਕੇ _ ਬਹੁਤ _ ਪ੍ਰਸੰਨ 
ਹੋਇਆ ਅਤੇ _ਸਾਰਿਆਂ ਬ੍ਰਾਹਮਣਾਂ ਨੂੰ ਅੰਨ _ਆਦਿ _ਨਾਲ ਚੰਗੀ ਤਰ੍ਹਾਂ _ਰਜਾਇਆ। _ ਭਾਂਤ- 
ਭਾਂਤ ਦੇ ਵੱਡੇ ਹਾਥੀ ਦਾਨ ਕੀਤੇ। (ਸਮਾਂ ਪਾਕੇ ਉਨ੍ਹਾਂ ਦੋਹਾਂ ਰਾਣੀਆਂ ਨੇ) ਮਹਾ _ਰੂਪਵਾਨ 
ਦੋ ਪੁੱਤਰਾਂ ਨੂੰ ਜਨਮ _ ਦਿੱਤਾ।੧੮੭। 

(ਇਕ _ਦਿਨ) _ਜਨਮੇਜੇ ਨੇ _ਰੂਪਵੰਤੀ ਦਾਸੀ ਨੂੰ ਵੇਖਿਆ (ਜੋ ਇੰਜ ਲਗੀ) _ਮਾਨੋ 
ਚੰਦਰਮਾ ਨੂੰ ਚੀਰ _ਕੇ ਚਾਂਦਨੀ _ਕਢੀ _ਗਈ _ਹੋਵੇ। (ਜਾਂ ਇੰਜ ਲਗਦੀ _ਸੀ) ਮਾਨੋ ਬਿਜਲੀ 
ਵਾਂਗ ਜਾਂ ਵਿਦਿਆ ਦੀ _ਬੇਲ _ਵਰਗੀ (ਫਿਰਦੀ ਹੋਵੇ), ਜਾਂ ਫਿਰ ਮਾਨੋ ਕਮਲ ਵਿਚਲੀ 


੮ 


ਸ਼ੋਭਾ _ਹੀ ਪ੍ਰਗਟ _ਹੋ__ਗਈ _ਹੋਵੇ।੧੮੮। 

ਜਾਂ ਫੁਲਾਂ ਦੀ ਮਾਲਾ ਹੋਵੇ, (ਜਾਂ) ਚੰਦੂਮਾ _ਜਿਹੀ ਲਗਦੀ _ਹੋਵੇ। ਜਾਂ _ਪਦਮਨੀ ਰੂਪ 
ਹੋਵੇ, (ਜਾਂ) ਮਾਲਤੀ ਦਾ ਫੁਲ ਹੋਵੇ, ਜਾਂ ਫੁਲਾਂ ਦੀ ਧਨੁਸ਼ ('ਧੰਨਿਆ”) ਹੋਵੇ, (ਜਾਂ) ਫੁਲੀ 
ਹੋਈ ਰਾਇਬੇਲ ਹੋਵੇ। (ਉਸ ਦੇ) ਸ਼ਰੀਰ ਤੋਂ ਚੰਪਾ ਦੇ ਫੁਲਾਂ ਵਰਗੀ ਸੁਗੰਧ ਨਿਕਲ _ਰਹੀ 
ਸੀ।੧੮੯। 

ਜਾਂ ਦੇਵ-ਕੰਨਿਆ ਧਰਤੀ ਉਤੇ _ਫਿਰ _ਰਹੀ ਹੋਵੇ, ਜਾਂ _ਯਕਸ਼ਿਣੀ ਅਥਵਾ _ਕਿੰਨਰਣੀ 


ਵਾਂਗ _ਕਲੋਲ ਕਰ _ਰਹੀ_ ਹੋਵੇ, ਜਾਂ ਪਾਰਾ _('ਰੁਦੂਬੀਜ) ਹੀ ਇਸ ਕੰਨਿਆ ਦੇ ਰੂਪ ਵਿਚ 
ਫਿਰ ਰਿਹਾ ਹੋਵੇ, ਜਾਂ ਪਾਨ _ਦੇ _ਪੌਤਰ (ਜਾਂ) ਕਮਲ _ਦੀ _ਡੰਡੀ _(ਵਾਂਗ) _ਨਚ _ਰਹੀ 
ਹੌਂਵੇ 


ਜਦ ਸ੍ਰੀ _ਦਸਮ-ਗ੍ਰੰਥ ਸਾਹਿਬ 


ਕਿਧੋ ਰਾਗਮਾਲਾ ਰਚੀ ਰੰਗ ਰੂਪੰ। ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ। 
ਕਿਧੋ ਨਾਗ _ਕੰਨਿਆ ਕਿਧੌ _ਬਾਸਵੀ ਹੈ। ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ। ੨੩। _੧੯੧। 


ਲਸੈ ਚਿਤ੍ਰ ਰੂਪ ਬਚਿਤੂੰ _ਅਪਾਰੰ। ਮਹਾ ਰੂਪਵੰਤੀ ਮਹਾ ਜੋਬਨਾਰੰ। 
ਮਹਾ ਗਿਆਨ ਵੰਤੀ ਸੁ ਬਿਗਿਆਨ ਕਰਮੰ। ਪੜੇ ਕੌਠਿ ਬਿਦਿਆ ਸੁ ਬਿਦਿਆਦਿ ਧਰਮੰ। ੨੪। ੧੯੨। 


ਲਖੀ ਰਾਜ _ਕੌਨਿਆਨ ਤੇ ਰੂਪਵੰਤੀ। ਲਸੈ ਜੋਤ ਜ੍ਰਾਲਾ" ਅਪਾਰੰ _ਅਨੰਤੀ। 
ਲਖ੍ਯੋ ਤਾਹਿ _ਜਨਮੇਜਏ ਆਪ ਰਾਜੰ। ਕਰੇ ਪਰਮ ਭੋਗੰ ਦੀਏ ਸਰਬ ਸਾਜੰ। ੨੫। ੧੯੩। 


ਬਢਿਓ ਨੇਹੁ _ਤਾਸੋ ਤਜੀ ਰਾਜ _ਕੰਨਿਆ। ਹੁਤੀ ਸਿਸਟ ਕੀ ਦਿਸਟ ਮਹਿ _ਪੁਸਟ ਧੈਨਿਆ। 
ਭਇਓ ਏਕ ਪੁਤ੍ਰੰ ਮਹਾ ਸਸਤ੍ _ਧਾਰੀ। ਦਸੰ ਚਾਰ ਚਉਦਾਹ _ਬਿਦਿਆ _ਬਿਚਾਰੀ। ੨੬। ੧੯੪। 


ਧਰਿਓ _ਅਸਮੇਧੰ ਪ੍ਰਿਥਮ ਪੁਤਰ _ਨਾਮੰ। ਭਇਓ _ਅਸਮੇਧਾਨ ਦੂਜੋ ਪ੍ਰਧਾਨੰ। 
ਅਜੈ ਸਿੰਘ ਰਾਖ੍ਯੋ ਰਜੀ ਪੁਤ੍ਰ ਸੂਰੰ। ਮਹਾ ਜੰਗ ਜੋਧਾ ਮਹਾ ਜਸ ਪੂਰੰ। ੨੭। ੧੯੫। 
ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ। _ਮਹਾਜੰਗ ਜੋਧਾ ਸੁ _ਸਸਤੂੰ _ਪੁਧਾਨੰ। 


ਹਣੈ ਦੁਸਟ ਪੁਸਟੰ ਮਹਾ ਸਸਤੁ _ਧਾਰੰ। ਬਡੇ ਸਤਰ ਜੀਤੇ ਜਿਵੇ ਰਾਵਣਾਰੰ। ੨੮। ੧੯੬। 


ਚੜਿਓ ਏਕ ਦਿਵਸੰ” ਅਖੇਟੰ ਨਰੇਸੰ। ਲਖੇ ਮ੍ਰਿਗ ਧਾਯੋ ਗਯੋ ਅਉਰ ਦੇਸੰ। 
ਸੁਮਿਓ ਪਰਮ _ਬਾਟੰ ਤਕਿਯੋ ਏਕ _ਤਾਲੰ। ਤਹਾ ਦਉਰ ਕੈ ਪੀਨ ਪਾਨੰ ਉਤਾਲੰ। ੨੯। ੧੯੭। 


ਕਰਿਓ ਰਾਜ ਸੈਨ ਕਢਿਓ ਬਾਰ _ਬਾਜੰ। _ਤਕੀ ਬਾਜਨੀ ਰੂਪ ਰਾਜੰ _ਸਮਾਜੀਤ। 
ਲਗ੍ਯੋ ਆਨ ਤਾਕੋ ਰਹ੍ਯੋ ਤਾਹਿ ਗਰਭੰ। ਭਇਓ _ਸਿਯਾਮ ਕਰਣ ਸੁ ਬਾਜੀ ਅਦਰਬੈ। ੩0। ੧੯੮। 


ਕਰਿਯੋ ਬਾਜ ਮੇਧੰ _ਬਡੋਂ ਜਗ ਰਾਜਾ। ਜਿਣੇ ਸਰਬ ਭੂਪੰ ਸਰੇ ਸਰਬ ਕਾਜਾ। 
ਗੜ੍ਯੋ ਜਗ ਥੰਭੰ _ਕਰਿਯੋ ਹੋਮ ਕੁੰਡੰ। ਭਲੀ ਭਾਤ ਪੋਖੇ ਬਲੀ ਬਿਪ੍ਹ ਝੁੰਡੰ। ੩੧। ੧੯੯। 


੧. 'ਜੁਆਲਾ” ੨. 'ਦਿਸਵੈ” ੩. 'ਸਮਾਨੰ” 


ਗਿਆਨ ਪ੍ਰਬੋਧ ੧੯੧ 


ਜਾਂ _ਰੂਪ-ਰੰਗ _ਦੀ _ਬਣੀ ਹੋਈ ਰਾਗਮਾਲਾ _ਹੋਂਵੇ, ਜਾਂ ਰਾਜਿਆਂ ਦੇ ਰਾਜੇ 
(ਪਰਮਾਤਮਾ) _ਨੇ _(ਉਸ ਨੂੰ) ਇਸਤਰੀਆਂ _ਦਾ _ਰਾਜਾ ਬਣਾਇਆ ਹੋਵੇ, ਜਾਂ _ਨਾਗ-ਕੰਨਿਆਂ 
ਹੋਵੇ, ਜਾਂ ਇੰਦਰ ਦੀ _ਪਤਨੀ ਹੋਵੇ, ਜਾਂ _ਸੰਖਨੀ, _ਚਿਤੂਨੀ (ਅਥਵਾ) _ਪਦਮਨੀ _ਹੋਵੇ।੧੯੧। 

(ਉਸ ਦਾ) ਅਪਾਰ _ਅਤੇ _ਵਿਚਿਤ੍ਰ _ਚਿਤਰ _ਵਰਗਾ__ਸਰੂਪ _ਚਮਕਦਾ _ਸੀ, _(ਉਹ) 
ਮਹਾਨ _ਰੂਪ _ਵਾਲੀ _ਅਤੇ _ ਭਰ-ਜੁਆਨ _ਸੀ। _ (ਉਹ) ਮਹਾਨ _ਗਿਆਨ _ਵਾਲੀ _ ਅਤੇ 
ਵਿਗਿਆਨਿਕ _ਕਰਮ _ ਕਰਨ _ਵਾਲੀ _ਸੀ। _(ਉਹ) ਕੰਠ ਤੋਂ ਵਿਦਿਆ ਪੜ੍ਹਦੀ ਸੀ (ਇਸ 
ਲਈ _ਆਪ ਹੀ) ਵਿਦਿਆ ਅਤੇ ਧਰਮ _ਆਦਿ _ਸੀ। ੧੯੨। 


(ਜਨਮੇਜੇ) _ਰਾਜੇ ਨੇ _(ਉਸ ਨੂੰ) ਰਾਜ-ਕੰਨਿਆ ਤੋਂ ਵੀ (ਅਧਿਕ) _ਰੂਪਵਾਨ _ਵੇਖਿਆ। 
(ਉਹ) _ਅਪਾਰ _ਅਤੇ _ਅਨੰਤ _ਜੁਆਲਾ _ਦੀ ਜੋਤਿ ਵਾਂਗ _ਚਮਕ _ਰਹੀ _ਸੀ। ਰਾਜੇ _ਜਨਮੇਜੇ 
ਨੇ ਆਪ ਉਸ ਨੂੰ ਇਸ ਤਰ੍ਹਾਂ ਜਾਣ ਕੇ ਉਸ ਨਾਲ ਬਹੁਤ (ਪ੍ਰਸੰਨ ਹੋ ਕੇ) ਭੋਗ _ਕੀਤਾ 


ਅਤੇ _(ਉਸ ਨੂੰ) ਸਜਾਵਟ _ਦੇ ਸਾਰੇ ਸਾਮਾਨ _ਦਿੱਤੇ। _੧੯੩। 
ਉਸ ਨਾਲ _(ਜਨਮੇਜੇ ਦਾ) ਪ੍ਰੇਮ ਬਹੁਤ ਵਧ _ਗਿਆ ਅਤੇ ਰਾਜ-ਪੁੰਤਰੀਆਂ ਨੂੰ _ਛਡ 


ਦਿੱਤਾ। (ਜੋ) `ਸਿਸ਼ਟੀ ਦੀ ਦ੍ਰਿਸ਼ਟੀ ਵਿਚ (ਦਾਸੀ ਮੰਨੀ _ ਜਾਂਦੀ _ਸੀ) ਹੁਣ ਵੱਡੇ ਭਾਗਾਂ ਵਾਲੀ 
ਹੋਂ _ਗਈ। (ਉਸ ਦੀ ਕੁੱਖੋਂ) ਇਕ ਮਹਾਨ ਸ਼ਸਤ੍ਰਧਾਰੀ ਪੁੱਤਰ ਪੈਦਾ ਹੋਇਆ ਜੋ _ਦਸ, ਚਾਰ 
ਅਤੇ ਚੌਦਾਂ _ਵਿਦਿਆਵਾਂ _ਵਿਚ _ਪੁਬੀਨ _ਸੀ।੧੯੪। 

(ਰਾਜੇ ਨੇ) ਪਹਿਲੇ ਪੁੰਤਰ ਦਾ ਨਾਂ _'ਅਸੁਮੇਧ” ਰਖਿਆ। ਦੂਜਾ ਪੁੱਤਰ ਪ੍ਰਗਟ ਹੋਇਆ, 
(ਉਸ ਦਾ ਨਾਂ) 'ਅਸਮੇਧਾਨ” (ਰਖਿਆ)। ਰਜੀ (ਦਾਸੀ) ਦੇ ਪੁੰਤਰ ਦਾ ਨਾਂ ਅਜੈ ਸਿੰਘ ਰਖਿਆ 
(ਜੋ ਬਹੁਤ) _ਸੂਰਵੀਰ, ਜੰਗ _ਕਰਨ _ਵਾਲਾ ਮਹਾਨ ਯੋਧਾ ਅਤੇ ਵੱਡੇ ਯਸ਼ ਵਾਲਾ _ਸੀ।੧੯੫। 

(ਉਹ) ਬਹੁਤ ਤੰਦਰੁਸਤ ਅਤੇ ਬਲਵਾਨ _ਸਿੱਧ _ਹੋਇਆ। (ਉਹ) ਮਹਾਨ ਯੋਧਾ ਅਤੇ 
ਸ਼ਸਤੁ-ਵਿਦਿਆ ਵਿਚ _ਪਰਬੀਨ _ਸੀ। _(ਉਸ ਨੇ) ਸ਼ਸਤਰਾਂ ਦੇ ਧਾਰ _ਨਾਲ ਵੱਡੇ ਵੱਡੇ ਦੁਸ਼ਟਾਂ 
ਨੂੰ ਮਾਰ ਦਿੱਤਾ _ਅਤੇ ਸ੍ਰੀ ਰਾਮ _ਚੰਦਰ _('ਰਾਵਣਾਰੰ”) ਵਾਂਗ _ਤਕੜੇ _ਵੈਰੀਆਂ ਨੂੰ ਜਿਤ 
”"ਲਿਆ।੧੯੬। 

ਇਕ _ਦਿਨ ਰਾਜਾ (ਜਨਮੇਜਾ) ਸ਼ਿਕਾਰ ਨੂੰ _ਚੜ੍ਹਿਆ। (ਬਨ _ਵਿਚ) _ਇਕ _ ਮਿਰਗ 


ਵੇਖ ਕੇ (ਉਸ ਪਿਛੇ ਘੋੜਾ) ਭਜਾ ਦਿੱਤਾ ਅਤੇ ਦੂਜੇ ਦੇਸ਼ _(ਦੀ_ਸੀਮਾ) ਵਿਚ ਪਹੁੰਚ ਗਿਆ। 
ਬਹੁਤ ਸਫ਼ਰ _ਕਰਨ _ ਕਰਕੇ (ਰਾਜਾ) _ਥਕ _ਗਿਆ ਅਤੇ ਇਕ _ ਤਾਲਾਬ _ਵੇਖਿਆ। ਜਲਦੀ 


ਹੀ ਦੌੜ ਕੇ ਉਥੇ ਪਾਣੀ ਪੀਣ ਲਈ _ਗਿਆ। _੧੯੭। 


(ਜਲ ਪੀ ਕੇ) ਰਾਜਾ (ਉਥੇ) ਸੌਂ ਗਿਆ, (ਤਦੋਂ) ਜਲ ਵਿਚੋਂ (ਅਗੰਮੀ ਸ਼ਕਤੀ ਨੇ) 
ਇਕ ਘੋੜਾ _ਕਢਿਆ। (ਜਲ ਵਿਚੋਂ ਨਿਕਲੇ ਘੋੜੇ _ਨੇ) ਰਾਜ _ਦੇ _ਠਾਠ-ਬਾਠ _ਵਾਲੀ ਘੋੜੀ 
(ਬਾਜਨੀ) ਨੂੰ ਵੇਖਿਆ ਅਤੇ ਉਸ (ਘੋੜੀ) ਨੂੰ ਆਣ ਲਗਿਆ, (ਜਿਸ ਦੇ ਫਲਸਰੂਪ) _ਉਸ 
ਨੂੰ ਗਰਭ _ਹੋ__ਗਿਆ। (ਸਮਾਂ ਪਾ ਕੇ ਉਸ ਘੋੜੀ ਨੇ) ਕਾਲੇ ਕੰਨਾਂ ਵਾਲੇ ਇਕ ਅਮੋਲਕ 
ਘੋੜੇ _ ਨੂੰ ਜਨਮ _ ਦਿੱਤਾ।੧੯੮। 

(ਉਸ ਘੋੜੇ ਦੀ ਪ੍ਰਾਪਤੀ ਤੋਂ ਬਾਦ) ਰਾਜੇ ਨੇ ਬਹੁਤ _ਵੱਡਾ _ਅਸ੍ਰਮੇਧ ਯੋਗ _ਕੀਤਾ। 
ਸਾਰੇ ਰਾਜੇ ਜਿਤ ਲਏ ਅਤੇ ਸਾਰੇ ਕੰਮ _ਸੰਵਰ _ਗਏ। (ਫਿਰ) ਯੱਗ _ਦਾ _ਖੰਭਾ _ਗਡ ਦਿੱਤਾ 
ਅਤੇ _ ਯੌਗ-ਕੁੰਡ _ਬਣਾ _ਲਿਆ। _ ਬ੍ਰਾਹਮਣਾਂ _ਦੀ ਮੰਡਲੀ ਨੂੰ ਚੰਗੀ _ਤਰ੍ਹਾਂ _ਰਜਾ _ ਪੁਜਾ 
ਦਿੱਤਾ।੧੯੯। 


੧੯੨ ਸ੍ਰੀ _ਦਸਮ-ਗ੍ਰੰਥ ਸਾਹਿਬ 


ਦਏ ਕੋਟ ਦਾਨ ਪਕੇ ਪਰਮ ਪਾਕੰ। ਕਲੂ ਮਧਿ ਕੀਨੋ ਬਡੋ ਧਰਮ ਸਾਕੰ। 
ਲਗੀ _ਦੇਖਨੇ ਆਪ ਜਿਉ ਰਾਜ _ਬਾਲਾ। ਮਹਾ _ਰੂਪਵੰਤੀ ਮਹਾ ਜੁਆਲ ਆਲਾ। _੩੨। ੨00। 


ਉੜ੍ਯੋ ਪਉਨ ਕੇ ਬੇਗ ਸਿਯੋ _ਅਗੂ ਪਤੂੰ। ਹਸੇ ਦੇਖ ਨਗਨ ਤ੍ਰੀਯੰ" ਬਿਪ੍ਹ ਛੜ੍ਹੰ। 
ਭਇਓ ਕੋਪ ਰਾਜਾ ਗਹੇ ਬਿਪੁ ਸਰਬੰ। ਦਹੇ ਖੀਰ ਖੰਡੰ ਬਡੇ ਪਰਮ ਗਰਬੰ। ੩੩। ੨0੧। 


ਪ੍ਰਿਥਮ ਬਾਧਿ ਕੈ ਸਰਬ ਮੂੰਡੇ ਮੁੰਡਾਏ। ਪੁਨਰ ਏਡੂਆ ਸੀਸ ਤਾਕੇ ਟਿਕਾਏ। 
ਪੁਨਰ ਤਪਤ ਕੈ ਖੀਰ ਕੇ ਮਧਿ ਡਾਰਿਓ। ਇਮੰ ਸਰਬ ਬਿਪ੍ਰਾਨ ਕਉ ਜਾਰਿ ਮਾਰਿਓ। ੩੪। ੨0੨। 


ਕਿਤੇ ਬਾਧਿ ਕੈ ਬਿਪੂ ਬਾਚੇ ਦਿਵਾਰੰ। ਕਿਤੇ ਬਾਧ ਫਾਸੀ ਦੀਏ ਬਿਪ੍ਹ ਭਾਰੰ। 
ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ। ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ। ੩੫। ੨0੩। 


ਲਗਿਯੋ ਦੋਖ ਭੂਪੰ _ਬਢਿਯੋ ਕੁਸਟ ਦੇਹੀ। ਸਭੇ ਬਿਪੂ ਬੋਲੇ _ਕਰਿਯੋ ਰਾਜ ਨੇਹੀ। 
ਕਹੋ ਕਉਨ ਸੋ ਬੈਠਿ ਕੀਜੈ ਬਿਚਾਰੰ। ਦਹੈ ਦੇਹ ਦੋਖੰ ਮਿਟੈ ਪਾਪ ਭਾਰੰ। ੩੬। ੨0੪। 


ਬੋਲੇ ਰਾਜ ਦੁਆਰੰ ਸਬੈ ਬਿਪੂ ਆਏ। ਬਡੇ ਬਿਆਸ ਤੇ ਆਦਿ ਲੈ ਕੇ ਬੁਲਾਏ। 
ਦੇਖੈ ਲਾਗ ਸਾਸਤੂੰ ਬੋਲੇ ਬਿਪੂ _ਸਰਬੰ। _ਕਰਿਯੋ _ਬਿਪ੍ਰਮੇਧੰ ਬਢਿਓ ਭੂਪ _ਗਰਬੰ। ੩੭। ੨0੫। 


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ। ਕਰਿਯੋ _ਬਿਪ੍ਰ ਮੇਧੰ ਸੁ ਪ੍ਰਮਾਨੰ। 


ਜਗੰ 
ਭਇਓ ਅਕਸਮੰਤ੍ਰੰ _ਕਹਿਓ ਨਾਹਿ ਕਉਨੈ। _ਕਰੀ ਜਉਨ ਹੋਤੀ ਭਈ ਬਾਤ _ਤਉਨੈ। ੩੮। ੨0੬। 


ਸੁਨਹੁ ਬਿਆਸ ਤੇ ਪਰਬ _ਅਸਟੰ ਦਸਾਨੰ। ਦਹੈ ਦੇਹ ਤੇ ਕੁਸਟ ਸਰਬੰ ਨ੍ਿਿਪਾਨੰ। 
ਬੋਲੈ ਬਿਪ੍ਰ ਬਿਆਸੰ ਸੁਨੈ ਲਾਗ ਪਰਬੰ। ਪਰਿਯੋ ਭੂਪ ਪਾਇਨ ਤਜੇ ਸਰਬ _ਗਰਬੰ। ੩੯। ੨0੭। 


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ। ਹੂਓ ਭਰਥ ਕੇ ਬੰਸ ਮੈ _ਰਘੁਰਾਨੰ। 
ਭਇਓ ਤਉਨ ਕੇ ਬੰਸ ਮੈ ਰਾਮ ਰਾਜਾ। ਦੀਜੈ ਛਤਰ ਦਾਨ ਨਿਧਾਨ ਬਿਰਾਜਾ। ੪01 ੨0੮। 


੧. 'ਤੀਯ” 


ਗਿਆਨ ਪ੍ਰਬੋਧ ੧੯੨ 


ਕਰੋੜਾਂ _ਦਾਨ ਦਿੱਤੇ ਅਤੇ ਵਧੀਆ ਪਕਵਾਨ _ਤਿਆਰ _ਕਰਵਾਏ। (ਰਾਜੇ ਨੇ) 
ਕਲਿਯੁਗ _ਵਿਚ _ਬਹੁਤ _ਵੱਡਾ _ਧਰਮ _ਦਾ ਸਾਕਾ _ਕੀਤਾ। _ਜਿਉਂ ਹੀ ਮਹਾਨ _ਰੂਪ _ਵਾਲੀ 
ਅਤੇ _ਵੱਡੇ _ਤੇਜ _ਵਾਲੀ _ਰਾਣੀ _('ਰਾਜ-ਬਾਲਾ”) (ਉਠ _ ਕੇ) ਵੇਖਣ _ ਲਗੀ।੨00। 

(ਉਸ ਵੇਲੇ ਰਾਣੀ ਦੇ) ਅਗੇ ਦਾ ਬਸਤ੍ਰ _ਹਵਾ ਦੇ ਬੁਲੇ ਨਾਲ ਉਡ _ਗਿਆ (ਅਤੇ 
ਰਾਣੀ ਨੰਗੀ ਹੋ ਗਈ, _ਉਸ) ਇਸਤਰੀ ਨੂੰ _ਨੰਗਿਆ ਵੇਖ _ਕੇ ਬ੍ਰਾਹਮਣ ਅਤੇ ਛਤਰੀ _ਹਸ 
ਪਏ। (ਇਸ ਤਰ੍ਹਾਂ ਹੋਏ ਰਾਣੀ ਦੇ _ਅਨਾਦਰ ਕਰਕੇ _) ਰਾਜਾ ਕ੍ਰੋਧ ਨਾਲ ਭਰ ਗਿਆ ਅਤੇ 
ਸਾਰੇ ਬ੍ਰਾਹਮਣ ਪਕੜ _ਲਏ। _ਬਹੁਤ ਹੰਕਾਰ _ਕਰਨ _ਵਾਲੇ _ ਬ੍ਰਾਹਮਣਾਂ ਨੂੰ ਖੀਰ _ਅਤੇ _ਖੰਡ 
(ਕੇ ਕੁੰਡਾਂ ਵਿਚ ਪਾ ਕੇ) ਸਾੜ ਦਿੱਤਾ।੨0੧। 

ਪਹਿਲਾਂ (ਬੰਨ੍ਹ ਕੇ) ਸਾਰੇ (ਬ੍ਰਾਹਮਣਾਂ) ਦੇ ਸਿਰ ਮੁਨਵਾ ਦਿੱਤੇ। ਫਿਰ ਉਨ੍ਹਾਂ ਦੇ ਸਿਰਾਂ 
ਉਤੇ ਇੰਨੂੂ ਟਿਕਾ ਦਿੱਤੇ। ਫਿਰ ਉਨ੍ਹਾਂ ਵਿਚ _ਤੱਤੀ ਖੀਰ ਪਾ _ਦਿੱਤੀ। _ਇਸ _ਤਰ੍ਹਾਂ ਸਾਰਿਆਂ 
ਬ੍ਰਾਹਮਣਾਂ ਨੂੰ ਸਾੜ _ਕੇ ਮਾਰ _ਦਿੱਤਾ। _੨0੨। 

ਕਿਤਨੇ _ਹੀ ਬ੍ਰਾਹਮਣ ਬੰਨ੍ਹ ਦੇ ਕੰਧਾਂ ਵਿਚ _ਚਿਣ ਦਿੱਤੇ। ਕਿਤਨੇ ਹੀ ਵੱਡੇ ਵੱਡੇ 
ਬ੍ਰਾਹਮਣ ਬੰਨ੍ਹ ਕੇ ਫਾਂਸੀ ਦੇ ਦਿੱਤੇ। ਕਿਤਨਿਆਂ ਨੂੰ ਪਾਣੀ ਵਿਚ ਡੋਬ ਦਿੱਤਾ ਅਤੇ ਔਗ ਵਿਚ 
ਸਾੜ ਦਿੱਤਾ। ਕਿਤਨੇ ਹੀ ਅਧੇ ਚੀਰ ਦਿੱਤੇ ਅਤੇ ਕਿਤਨੇ ਹੀ ਬੰਨ੍ਹ _ਕੇ ਪਾੜ _ਦਿੱਤੇ। ੨0੩॥। 

ਰਾਜੇ _(ਜਨਮੇਜੇ) ਨੂੰ _(ਬੁਹਮ-ਹਤਿਆ) ਦਾ ਦੋਸ਼ _ਲਗ _ਗਿਆ ਅਤੇ ਸ਼ਰੀਰ _ਵਿਚ 
ਕੋਹੜ _ਵਧ _ਗਿਆ। (ਫਿਰ ਹੋਰ) ਸਾਰੇ ਬ੍ਰਾਹਮਣ ਬੁਲਾਏ ਅਤੇ ਰਾਜੇ _ਨੇ (ਉਨ੍ਹਾਂ ਨਾਲ) 
ਪ੍ਰੇਮ ਕੀਤਾ। (ਉਨ੍ਹਾਂ ਨੂੰ ਕਿਹਾ ਕਿ ਤੁਸੀਂ) ਬੈਠ ਕੇ ਵਿਚਾਰ ਕਰੋ ਅਤੇ ਦਸੋ ਕਿ (ਮੈਂ) ਕਿਹੜਾ 
(ਪਾਪ _ਕੀਤਾ ਹੈ ਜਿਸ ਕਰ ਕੇ ਕੋਹੜ ਹੋਇਆ ਹੈ ਅਤੇ ਉਹ ਕਿਹੜਾ ਉਪਾ ਹੈ, ਜਿਸ 
ਨਾਲ) _ਭਾਰੀ _ਪਾਪ _ਮਿਟ ਜਾਏ ਅਤੇ _ਦੇਹ ਦਾ ਦੋਸ਼ ਖਤਮ _ਹੋ__ਜਾਏ।੨0੪। 

(ਰਾਜੇ ਦੇ) ਬੁਲਾਏ ਸਾਰੇ ਬ੍ਰਾਹਮਣ _ਰਾਜ-ਦੁਆਰ ਉਤੇ ਆਏ। _ਵਿਆਸ ਆਦਿ ਵੱਡੇ 
ਵੱਡੇ (ਰਿਸ਼ੀਆਂ ਨੂੰ ਵੀ) ਬੁਲਾ ਲਿਆ। (ਉਨ੍ਹਾਂ `ਨੇ) ਸ਼ਾਸਤ੍ਰਾਂ ਨੂੰ ਵੇਖਿਆ ਅਤੇ ਸਾਰੇ _ ਬ੍ਰਾਹਮਣ 
ਕਹਿਣ ਲਗੇ ਕਿ ਰਾਜੇ ਨੇ ਹੰਕਾਰ ਦੇ ਵਧ ਜਾਣ ਕਾਰਨ _ਬਿਪੁ-ਮੇਧ _(ਵਿਚ ਬ੍ਰਾਹਮਣਾਂ 
ਦੀ _ਆਹੂਤੀ ਦਿੱਤੀ _ਹੈ)।੨0੫। 


ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖ਼ਜ਼ਾਨੇ! ਸੁਣੋ, _ਸਾਰਾ ਜਗਤ ਜਾਣਦਾ ਹੈ 
ਕਿ (ਤੁਸੀਂ) ਬਿਪੁ-ਮੇਧ _ਕੀਤਾ। _(ਇਹ _ਕੰਮ ਤੁਹਾਡੇ ਤੋਂ) ਅਚਾਨਕ _ਹੋ__ਗਿਆ ਹੈ, ਕਿਸੇ 
ਨੇ (ਤੁਹਾਨੂੰ) ਕਿਹਾ ਨਹੀਂ _ਹੈ। (ਪਰ ਪ੍ਰਭੂ ਨੇ) ਜਿਹੜੀ _(ਗੌਲ) _ਕਰਨੀ ਹੁੰਦੀ ਹੈ, ਉਹੀ 
ਹੋ ਜਾਂਦੀ _ਹੈ।੨0੬। 

ਹੇ ਰਾਜਨ ! ਤੁਸੀਂ ਵਿਆਸ ਤੋਂ (ਮਹਾਭਾਰਤ ਦੇ) ੧੮ ਪਰਵ ਸੁਣੋ (ਤਦੋਂ ) ਤੁਹਾਡੀ 
ਦੇਹ ਤੋਂ ਸਾਰਾ ਕਸ਼ਟ _ਹਟੇਗਾ। _(ਰਾਜੇ ਨੇ) ਵਿਆਸ _ਬਿਪ੍ ਨੂੰ ਬੁਲਾ ਲਿਆ ਅਤੇ ਸਾਰੇ 
ਹੰਕਾਰ ਨੂੰ _ਛਡ ਕੇ ਉਸ ਦੇ ਚਰਨੀ ਲਗਾ ਅਤੇ (ਮਹਾਭਾਰਤ _ਦੇ) _ਪਰਵ _ਸੁਣਨ 
ਲਗਾ।੨07। 

(ਵਿਆਸ ਨੇ ਕਿਹਾ) ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖ਼ਜ਼ਾਨੇ! ਸੁਣੋ, ਭਰਥ 
ਦੇ ਵੰਸ਼ ਵਿਚ ਰਘੂ ਰਾਜਾ ਹੋਇਆ ਹੈ। ਉਸ ਦੇ ਵੰਸ਼ ਵਿਚ (ਅਗੋਂ) ਰਾਮ ਰਾਜਾ ਹੋਇਆ 
ਹੈ ਜਿਸ ਨੇ (ਆਪਣੇ ਭਰਾ _ਭਰਤ ਨੂੰ) _ਰਾਜ-ਛੱਤਰ ਅਤੇ ਖ਼ਜ਼ਾਨਾ _ਦਾਨ ਦੇ ਕੇ ਸ਼ੋਭਾ 
ਖਟਾੀ।੨0੮। 


੧੯੩ ਸ੍ਰੀ _ਦਸਮ-ਗ੍ਰੰਥ ਸਾਹਿਬ 


ਭਇਓ ਤਉਨ ਕੀ ਜਦ ਮੈ ਜਦੁ ਰਾਜੰ। ਦਸੰ ਚਾਰ ਚੌਦਹ ਸੁ _ਬਿਦਿਆ ਸਮਾਜੰ। 
ਭਇਓ ਤਉਨ ਕੇ ਬੰਸ ਮੈ ਸੰਤਨੇਅੰ। ਭਏ ਤਾਹਿ ਕੇ ਕਉਰਓ ਪਾਡਵੇਅੰ। ੪੧। ੨0੯। 


ਭਏ ਤਉਨ ਕੇ ਬੰਸ ਮੈ ਧਿਰਿਤਰਾਸਟਰੰ। ਮਹਾ ਜੁਧ ਜੋਧਾ ਪੁਬੋਧਾ ਮਹਾ ਸੁਤੁੰ। 
ਭਏ ਤਉਨ ਕੇ ਕਉਰਵੰ ਕੂਰ _ਕਰਮੰ। ਕੀਓ ਛਤਣੰ ਜੈਨ” ਕੁਲ ਛੈਣ ਕਰਮੰ। ੪੨। _੨੧/0। 


ਕੀਓ _ਭੀਖਮੇ ਅਗੂ ਸੈਨਾ ਸਮਾਜੰ। ਭਇਓ ਕੂਧ ਜੁਧੰ ਸਮੁਹ ਪੰਡੂ _ਰਾਜੰ। 
ਤਹਾ _ਗਰਜਿਯੋ ਅਰਜਨ ਪਰਮ _ਬੀਰੰ। ਧਨੁਰ ਬੇਦ ਗਿਆਤਾ _ਤਜੇ ਪਰਮ _ਤੀਰੰ। ੪੩। _੨੧੧। 


ਬੀਰ _ਬਾਨਾ _ਵਰੀ ਬੀਰ ਖੇਤੰ। ਹਣਿਓ _ਭੀਖਮੰ ਸਭੈ ਸੈਨਾ ਸਮੇਤੰ। 
ਗਰੇ _ਭੀਖਮੈਣੰ। ਜਯੰ _ਪਤ੍ਰ ਪਾਇਓ _ਸੁਖੰ ਪਾਡਵੇਣੰ। ੪੪। _੨੧੨। 


ਦ੍ੋਣ ਸੈਨਾਪਤੀ ਸੈਨਪਾਲੰ। ਭਇਓ ਘੋਰ ਜੁਧੰ ਤਹਾ ਤਉਨ ਕਾਲੰ। 
ਹਣਿਓ ਧ੍ਰਿਸਟ ਦੋਨੰ ਤਜੇ ਦ੍ਰੋਣ ਪ੍ਰਾਣੰ। ਕਰਿਓ ਜੁਧ ਤੇ ਦੇਵਲੋਕੰ ਪਿਆਣੰ। ੪੫। ੨੧੩। 


ਭਏ ਕਰਣ _ਸੈਨਾਪਤੀ ਛਤ੍ਰਪਾਲੰ। _ਮਚ੍ਯੋ ਜੁਧ _ਕੂਧੰ ਮਹਾ _ਬਿਕਰਾਲੰ। 
ਹਣਿਓ ਤਾਹਿ ਪੰਥੰ _ਸਦੰ ਸੀਸੁ _ਕਪਿਓ। _ਗਿਰਿਓ ਤਉਣ ਯੁਧਿਸਟਰੰ ਰਾਜੁ _ਥਪਿਓ। ੪੬। ੨੧੪। 


ਭਏ ਸੈਣਪਾਲੰ ਬਲੀ ਸੂਲ _ਸਲ੍ਯੰ। _ਭਲੀ _ਭਾਤਿ _ਕੁਟਿਓ ਬਲੀ ਪੰਚ ਦਲ੍ਯੰ। 
ਪੁਨਰ ਹਸਤ ਯੁਧਿਸਟਰੰ ਸਕਤ ਬੇਧੰ। ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ। ੪੭। ੨੧੫। 


ਜਪਣ 
ਸਲ ਰਾਜਾ _ਜਉਨੈ ਦਿਨ ਜੂਝਾ। _ਕਉਰਉ ਹਾਰ ਤਵਨ ਤੇ ਸੂਝਾ। 
ਜੂਝਤ _ਸਲ ਭਇਓ _ਅਸਤਾਮਾ। _ਕੂਟਿਓ ਕੋਟ _ਕਟਕੁ ਇਕ _ਜਾਮਾ। _੧। _੨੧੬। 


ਧ੍ਰਿਸਟ ਦੋਨੁ _ਮਾਰਿਓ ਅਤਿ _ਰਥੀ। _ਪਾਡਵ ਸੈਨ ਭਲੇ ਕਰਿ _ਮਥੀ। 
ਪਾਡਵ ਕੇ ਪਾਚੋ ਸੁਤ ਮਾਰੇ। ਦੁਆਪੁਰ ਮੈ ਬਡ ਕੀਨ ਅਖਾਰੇ। ੨। ੨੧੭। 


੧. 'ਜੈਣ” ੨. “ਸਿਹਜਾ? 


ਗਿਆਨ ਪ੍ਰਬੋਧ ੧੯੩ 


ਉਸ _(ਭਰਥ) _ਦੀ ਕੁਲ ਵਿਚ _ਯਦੂ ਰਾਜਾ ਹੋਇਆ ਜੋ ਦਸ ਅਤੇ ਚਾਰ ਚੌਦਾਂ 
ਵਿਦਿਆਵਾਂ ਦਾ ਗਿਆਤਾ ਸੀ। _ਉਸ ਦੇ ਵੰਸ਼ ਵਿਚ ਸੰਤਨੇਯ (ਰਾਜਾ) ਹੋਇਆ। ਉਸ ਤੋਂ 
ਅਗੇ _ਕੌਰਵ ਅਤੇ _ਪਾਂਡਵ _ਹੋਏ। _੨0੯। 

ਉਸ ਦੇ ਵੰਸ਼ ਵਿਚ ਧਿ੍‌ਿਤਰਾਸ਼ਟਰ ਹੋਇਆ _ਜੋ ਬਹੁਤ _ਤਕੜਾ _ਯੋਧਾ _ਸੀ__ਅਤੇ 
ਵਡਿਆਂ _ਵਡਿਆਂ ਵੈਰੀਆਂ ਨੂੰ ਸਿਖਿਆ ਦੇਣ ਵਾਲਾ _ਸੀ। ਉਸ ਦੇ (ਘਰ) ਕਠੋਰ ਕਰਮਾਂ 


ਵਾਲੇ ਕੌਰਵ ਪੈਦਾ _ਹੋਏ ਜਿਨ੍ਹਾਂ ਨੇ _ਛਤਰੀਆਂ _ਨਾਲ _ਛੈਣੀ ਵਾਂਗ _ਕੁਲ-ਨਾਸ਼ _ਕਰਨ _ਵਾਲਾ 
ਕੰਮ ਕੀਤਾ।੨੧0। 
(ਉਨ੍ਹਾਂ ਨੇ) _ਭੀਸ਼ਮ ਨੂੰ ਆਪਣੀ ਸੈਨਾ _ਦਾ _ਮੁਖੀਆ ਬਣਾਇਆ _ਅਤੇ _ਰਾਜਾ_ ਪੰਡੂ 


ਦੇ ਪੁੱਤਰਾਂ _ਨਾਲ _ਭਿਆਨਕ _ ਯੁੱਧ _ਕੀਤਾ। _ਉਸ _(ਜੰਗ _ਵਿਚ) ਮਹਾਨ _ਵੀਰ ਅਰਜਨ _ਨੇ 
ਲਲਕਾਰਾ _ਮਾਰਿਆ। (ਉਹ) _ਤੀਰ-ਅੰਦਾਜ਼ੀ ਵਿਚ ਪ੍ੁਬੀਨ ਸੀ, (ਇਸ ਲਈ ਉਸ ਨੇ) ਬਹੁਤ 
ਤੀਰ ਚਲਾਏ।੨੧੧। 

ਰਣ-ਭੂਮੀ ਵਿਚ _ਸ਼ੂਰਵੀਰ (ਅਰਜਨ) ਨੇ ਤੀਰਾਂ ਦੀ _ਝੜੀ ਲਾ ਦਿੱਤੀ। _ਭੀਸ਼ਮ ਨੂੰ 
ਸਾਰੀ ਫ਼ੌਜ ਸਮੇਤ _ਮਾਰ _ਦਿੱਤਾ। _ਭੀਸ਼ਮ _ਨੂੰ ਬਾਣਾਂ ਦੀ ਸੇਜ ਦਿੱਤੀ ਗਈ (ਜਿਸ _ਉਤੇ 
ਉਹ) ਲੇਟ _ਗਿਆ। (ਉਸ ਦਿਨ) ਪਾਂਡਵਾਂ ਦੀ ਸੁਖ ਪੂਰਵਕ ਜਿਤ _ਹੋਈ।੨੧੨। 


ਹੋਇਆ। _ਉਸ ਵੇਲੇ ਉਥੇ _ਘੋਰ ਯੁੱਧ _ਹੋਇਆ। _ਧਿਰਿਸ਼ਟਦ੍ਯੁਮਨ ਨੇ _ਦੋਣਾਚਾਰਯ _ਨੂੰ ਮਾਰ 
ਦਿੱਤਾ ਅਤੇ _ਉਸ _ਨੇ ਪ੍ਰਾਣ ਤਿਆਗ _ਦਿਤੇ। _(ਦ੍ਰੋਣਾਚਾਰਯ ਨੇ) ਯੁੱਧ-ਭੂਮੀ ਤੋਂ ਦੇਵ ਲੋਕ 
ਨੂੰ _ਪ੍ਰਸਥਾਨ _ ਕੀਤਾ। _ ੨੧੩। 

(ਉਸ ਤੋਂ ਬਾਦ _ਕੌਰਵਾਂ ਦਾ ਤੀਜਾ) _ਸੈਨਾਪਤੀ ਕਰਨ _ਹੋਇਆ। _ਮਹਾ ਭਿਆਨਕ 
ਅਤੇ _ਕਹਿਰ ਭਰਿਆ ਯੁੱਧ _ਹੋਇਆ। _ਕਰਨ ਨੂੰ ਅਰਜਨ _(ਪੰਥੰ) ਨੇ ਮਾਰ ਕੇ ਤੁਰਤ ਉਸ 
ਦਾ ਸਿਰ ਕਟ ਦਿੱਤਾ। ਉਸ ਦੇ ਡਿਗਣ ਨਾਲ (ਇਕ ਪੁਕਾਰ ਨਾਲ) _ਯੁਧਿਸ਼ਠਰ ਦਾ ਰਾਜ 
ਸਥਾਪਿਤ ਹੋ _ਗਿਆ।੨੧੪। 

(ਉਸ ਤੋਂ ਬਾਦ ਕੌਰਵਾਂ ਦਾ ਚੌਥਾ) ਸੈਨਾ ਨਾਇਕ (ਵੈਰੀਆਂ ਨੂੰ) ਸੂਲ _ਵਾਂਗ _ਚੁਭਣ 
ਵਾਲਾ ਬਲਵਾਨ _ਸ਼ਲ੍ਯ _ਹੋਇਆ। _(ਉਸ ਨੇ) ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ _ਕੁਟਿਆ 
ਅਤੇ _ਦਲਿਆ। _ਫਿਰ _ਯੁਧਿਸ਼ਠਰ ਨੇ _ਬਰਛੀ _(ਸ਼ਕਤੀ) ਨਾਲ _(ਉਸ ਦੇ) ਹੱਥ ਨੂੰ ਵਿੰਨ੍ਹ 
ਦਿੱਤਾ। ਰਾਜਾ _ਸ਼ਲ੍ਯ _ਯੁੱਧ-ਭੂਮੀ ਵਿਚ _ਡਿਗ _ਪਿਆ ਅਤੇ ਰਾਜੇ _ਯੁਧਿਸ਼ਠਰ ਨੇ ਉਸ ਨੂੰ 
ਵਿੰਨ੍ਹ _ਸੁਟਿਆ।੨੧੫। 
ਚੱਪਲ? 

ਜਿਸ _ਦਿਨ ਰਾਜਾ _ਸ਼ਲ੍ਯ _ਮਾਰਿਆ _ਗਿਆ। _ਉਸ _(ਦਿਨ) ਤੋਂ _ਕੌਰਵਾਂ ਨੂੰ ਆਪਣੀ 
ਹਾਰ _ਸੁਝ _ਗਈ। _ਸ਼ਲ੍ਯ _ਦੇ _ਜੂਝਣ (ਉਪਰੰਤ) _ਅਸੂੂਸਥਾਮਾ _(ਪੰਜਵਾਂ _ਸੈਨਾਪਤੀ) _ਹੋਇਆ। 
(ਉਸ ਨੇ) ਇਕ ਪਹਿਰ ਵਿਚ ਕਰੋੜਾਂ _ ਸੈਨਿਕਾਂ ਨੂੰ _ਕੁਟ _ਦਿੱਤਾ।੨੧੬। 

(ਉਸ ਨੇ) ਮਹਾ ਬਲੀ (ਅਤਿ ਰਥੀ) ਧਿਰਿਸ਼ਟਦ੍ਯੁਮਨ ਨੂੰ ਮਾਰ ਦਿੱਤਾ _ਅਤੇ ਪਾਂਡਵਾਂ 
ਦੀ ਸੈਨਾ ਨੂੰ ਚੰਗੀ ਤਰ੍ਹਾਂ _ਮਿਧਿਆ। _ਪਾਂਡਵਾਂ ਦੇ ਪੰਜੇ ਪੁੱਤਰ ਮਾਰ ਦਿੱਤੇ ਅਤੇ _ਦੁਆਪਰ 
ਵਿਚ ਬਹੁਤ _ਵੱਡਾ ਯੁੱਧ _(ਅਖਾਰਾ) _ਕੀਤਾ।੨੧੭। 


੧੯੪ ਸ੍ਰੀ _ਦਸਮ-ਗ੍ਰੰਥ ਸਾਹਿਬ 


ਕਉਰਉ ਰਾਜ ਕੀਓ ਤਬ ਜੁਧਾ। ਭੀਮ ਸੰਗਿ ਹੁਇ ਕੈ ਅਤਿ ਕੁਧਾ। 
ਜੁਧ ਕਰਤ ਕਬਹੂ ਨਹੀ ਹਾਰਾ। ਕਾਲ ਬਲੀ ਤਿਹ ਆਨ _ਸੰਘਾਰਾ। ੩। ੨੧੮। 


ਭੁਸ਼ੰਨਾ ਪੁਯਤ ਛੰਦ 
ਤਹਾ ਭੀਮ _ਕੁਰਰਾਜ ਸਿਉ ਜੁਧ ਮਚਿਓ। ਛੁਟੀ ਬੁਹਮ ਤਾਰੀ ਮਹਾ ਰੁਦੂ ਨਚਿਓ। 
ਉਠੈ ਸਬਦ _ਨਿਰਘਾਤ ਆਘਾਤ _ਬੀਰੰ। ਭਏ ਰੁੰਡ ਮੁੰਡੰ ਤਣ ਤਛ ਤੀਰੰ। ੧। ੨੧੯। 


ਗਿਰੇ ਬੀਰ ਏਕੰ ਅਨੇਕੰ ਪੁਕਾਰੰ। ਗਿਰੇ ਅਧ ਅਧੰ ਛੁਧੰ ਸਸਤੂ ਧਾਰੰ। 
ਕਟੇ ਕਉਰਵੰ ਦੁਰ ਸਿੰਧੂਰ ਖੇਤੰ। ਨਚੇ ਗਿਧ ਆਵਧ ਸਾਵੰਤ ਖੇਤੰ। ੨। ੨੨0। 


ਬਲੀ _ਮੰਡਲਾਕਾਰ ਜੂਝੈ ਬਿਰਾਜੈ। ਹਸੈ ਗਰਜ ਠੋਕੈ ਭੁਜਾ ਹਰ ਦੁ ਗਾਜੈ। 
ਦਿਖਾਵੇ ਬਲੀ ਮੰਡਲਾਕਾਰ ਥਾਨੈ। _ਉਭਾਰੈ ਭੁਜਾ ਅਉ ਫਟਾਕੈ _ਗਜਾਨੈ। _੩। ੨੨੧। 


ਸੁਭੇ ਸਵਰਨ ਕੇ ਪਤ੍ਹ ਬਾਧੇ ਗਜਾ_ਮੈ। ਭਈ ਅਗਨਿ ਸੋਭਾ ਲਖੀ ਕੈ ਧੁਜਾ ਸੈ। 
ਭਿੜਾ ਮੈ ਭੂਮੈ ਮੰਡਲਾਕਾਰ ਬਾਹੈ। ਅਪੋ ਆਪ ਸੈ ਨੇਕਿ ਘਾਇੰ ਸਰਾਹੈ। ੪। ੨੨੨। 


ਤਹਾ ਭੀਮ ਭਾਰੀ ਭੁਜਾ ਸਸਤ੍ਰ ਬਾਹੈ। ਭਲੀ ਭਾਤਿ ਕੈ ਕੈ ਭਲੇ ਸੈਨ ਗਾਹੈ। 
ਉਤੈ ਕਉਰਪਾਲੰ ਧਰੈ ਛਤੂ _ਧਰਮੰ। ਕਰੈ ਚਿਤ ਪਾਵਿਤ੍ਰ _ਬਾਚਿਤੁ _ਕਰਮੰ। ੫। ੨੨੩॥। 


ਸਭੈ ਬਾਜੁਵੰਦੰ ਛਕੈ _ਭੂਪਨਾਣੰ। _ਲਸੈ _ਮੁਤਕਾ ਚਾਰ _ਦੁਮਲਿਅੰ ਹਾਣ। 
ਦੋਊ ਮੀਰ ਧੀਰੰ ਦੋਊ ਪਰਮ ਓਜੰ। ਦੋਊ ਮਾਨਧਾਤਾ ਮਹੀਪੰ ਕਿ ਭੋਜੰ। ੬। ੨੨੪। 


ਦੋਊ ਬੀਰ ਬਾਨਾ ਬਧੈ ਅਧ ਅਧੰ। ਦੋਊ ਸਸਤੁ ਧਾਰੀ ਮਹਾ ਜੁਧ ਕੂਧੰ। 
ਦੋਊ ਕੂਰ ਕਰਮੰ ਦੋਊ ਜਾਨ ਬਾਹੰ। ਦੋਊ ਹਦਿ ਹਿੰਦੂਨ ਸਾਹਾਨ ਸਾਹੰ। ੭। ੨੨੫। 


ਗਿਆਨ ਪ੍ਰਬੋਧ ੧੯੪ 


ਤਦੋਂ _ਦੁਰਯੋਧਨ _(ਕਉਰਉ ਰਾਜ) ਨੇ ਬਹੁਤ ਕ੍ਰੋਧਵਾਨ ਹੋ ਨ 
ਕੀਤਾ। ਯੁੱਧ _ ਕਰਦਿਆਂ _(ਦੁਰਯੋਧਨ) _ਕਦੇ ਹਾਰਿਆ ਨਹੀਂ ਸੀ, _ਪਰ _ ਬਲਵਾਨ _ਕਾਲ ਨੇ 
ਆ ਕੇ ਉਸ ਨੂੰ ਵੀ ਮਾਰ ਦਿੱਤਾ।੨੧੮। 
ਭੁਸ਼ੰਨਾ ਪੁਯਤ ਛੰਦ 

ਉਥੇ _ਭੀਮ _ਸੈਨ ਦਾ ਦੁਰਯੋਧਨ ਨਾਲ (ਇਹੋ ਜਿਹਾ) ਯੁੱਧ ਹੋਇਆ (ਕਿ) ਸ਼ਿਵ 
ਦੀ _ਬੂਹਮ-ਸਮਾਧੀ ਖੁਲ੍ਹ _ਗਈ _ਅਤੇ _(ਉਹ) _ਨਚਣ _ਲਗਿਆ। (ਉਥੇ) _ਵੀਰ ਯੋਧਿਆਂ ਦੇ 
(ਸ਼ਸਤ੍ਰਾਂ ਦੇ) _ਘਾਤ-ਪ੍ਰਤਿਘਾਤ ਨਾਲ _ਖੜਾਕ _ਪੈਦਾ ਹੁੰਦਾ _ਸੀ। _ਸਿਰ _ਧੜਾਂ ਨਾਲੋਂ ਵੱਖ ਹੋ 
ਗਏ _ਸਨ ਅਤੇ ਸ਼ਰੀਰ _ਤੀਰਾਂ _ਨਾਲ _ਵਿੰਨ੍ਹੋ ਗਏ _ ਸਨ।੨੧੯। 

ਅਨੇਕ _ਤਰ੍ਹਾਂ _ਨਾਲ _(ਲੜਦੇ ਹੋਏ) ਕਈ _ਇਕ _ ਸੂਰਮੇ _ਡਿਗੇ _ਪਏ _ਸਨ। _ਸ਼ਸਤ੍ਰਾਂ 
ਦੀ ਧਾਰ ਦੇ ਛੋਹਣ ਨਾਲ (ਉਹ) _ਅਧੋ-ਅਧ _ਕਟੇ ਹੋਏ ਧਰਤੀ ਤੇ _ਪਏ _ਸਨ। _ਕੌਰਵਾਂ 
ਦੇ ਮਸਤ ਹਾਥੀ _ਯੁੱਧ-ਭੂਮੀ ਵਿਚ ਕਟੇ ਹੋਏ _ਪਏ _ਸਨ। ਸ਼ਸਤਰਾਂ ਵਾਲੇ _(ਆਵਧ) ਸੂਰਮਿਆਂ 
(ਸਾਵੰਤ) ਨੂੰ _ਯੁੱਧ-ਭੂਮੀ _ਵਿਚ _(ਡਿਗਿਆ ਵੇਖਕੇ) _ਗਿਰਝਾਂ (ਖੁਸ਼ ਹੋਕੇ) _ਨਚ _ਰਹੀਆਂ 
ਸਨ।੨੨0। 


ਮੰਡਲਾਕਾਰ _ਬਣਾ ਕੇ _ਬਲਵਾਨ _ਸੂਰਮੇ _(ਯੁੱਧ _ਵਿਚ) _ਮਗਨ _ਸਨ। _(ਉਹ) ਹਸਦੇ 
ਸਨ, _ਗਜਦੇ _ਸਨ, _ਭੁਜਾਵਾਂ _ਨੂੰ _ਨੋਕਦੇ _ਸਨ ਅਤੇ ਦੋਹਾਂ _ਪਾਸਿਆਂ ਤੋਂ _ਲਲਕਾਰਦੇ _ਸਨ, 
ਮੰਡਲਾਕਾਰ _ਵਿਚ _ਡਟ _ਕੇ ਆਪਣਾ _ਬਲ _ਵਿਖਾ _ਰਹੇ _ਸਨ। _ਬਾਂਹਵਾਂ ਨੂੰ _ਉਭਾਰਦੇ ਸਨ 


ਅਤੇ _ (ਗੁਰਜਾਂ ਦੇ) ਫਟਾਂਕੇ ਮਾਰਦੇ _ਸਨ।੨੨੧। 

ਗੁਰਜਾਂ _ਨਾਲ ਬੰਨ੍ਹੇ ਹੋਏ _ਸੋਨੇ _ਦੇ _ਪੌਤਰੇ _ਸੋਭਦੇ _ਸਨ। _(ਯੁੱਧ-ਭੂਮੀ _ਵਿਚ) _ਧੁਜਾਵਾਂ 
(ਉਪਰ _ ਨੂੰ _ਉਠਦੀਆਂ) _ਅਗਨੀ _ਦੀਆਂ ਲਾਟਾਂ ਵਾਂਗ _ ਸ਼ੋਭਾ _ਪਾ__ਰਹੀਆਂ _ਸਨ। _ (ਯੋਧੇ) 
ਯੁੱਧ-ਭੂਮੀ _ਵਿਚ _ਕੁਮਣ ਕਰਦੇ _ਸਨ _ਅਤੇ _ਮੰਡਲਾਕਾਰ _ਵਿਚ _(ਸ਼ਸਤ੍) _ਵਾਹ ਰਹੇ _ਸਨ। 
(ਦੋਵੇਂ) ਆਪੋ ਆਪਣੇ _ਪਾਸਿਆਂ _ਵਿਚ _ਚੰਗੇ _ਫਟ ਲਗਾਉਣ _ਵਾਲਿਆਂ ਨੂੰ ਸਲਾਹ _ਰਹੇ 
ਸਨ।੨੨੨। 

ਉਥੇ _ਭੀਮ _ਸੈਨ _ਭਾਰੀ _ਭੁਜਾਵਾਂ ਨਾਲ ਸ਼ਸਤ੍ਰ _ਚਲਾਉਂਦਾ _ਸੀ ਅਤੇ _ਚੰਗੀ ਤਰ੍ਹਾਂ 
ਸੈਨਾ ਨੂੰ _ਲਤਾੜ ਰਿਹਾ _ਸੀ। _ਉਧਰ _ਕੌਰਵ _ਸੈਨਾ-ਨਾਇਕ _(ਦੁਰਯੋਧਨ) _ਛਤਰੀ _ਧਰਮ _ਦਾ 
(ਚੰਗੀ ਤਰ੍ਹਾਂ) ਪਾਲਨ _ਕਰ ਰਿਹਾ ਸੀ ਅਤੇ ਚਿੱਤ ਨੂੰ ਪਵਿੱਤਰ ਕਰਨ ਵਾਲੇ _ਵਿਚਿਤ੍ਰ ਕਰਮ 
(ਯੁੱਧ _ਕੌਤਕ) _ਕਰ _ ਰਿਹਾ _ਸੀ।੨੨੩। 

(ਦੋਹਾਂ ਸ਼ੂਰਵੀਰਾਂ ਦੇ) ਬਾਜੂਬੰਦ, ਭੂਸ਼ਣ ਅਤੇ ਮੋਤੀਆਂ ਦੇ ਹਾਰ ਸੋਭ ਰਹੇ ਸਨ ਅਤੇ 
ਦੋਵੇਂ _ਮੌਲ _ਹਾਣੀ _ਸਨ। ਦੋਵੇਂ _ਸੈਨਾਨੀ ਬੜੇ _ਧੀਰਜ _ਵਾਲੇ ਸਨ ਅਤੇ ਦੋਵੇਂ ਬਹੁਤ ਅਧਿਕ 
ਓਜ ਵਾਲੇ _ ਸਨ। _ ਦੋਵੇਂ ਰਾਜਾ _ਮਾਨਧਾਤਾ _ ਅਥਵਾ _ ਭੋਜ _ ਵਰਗੇ _ ਸਨ।੨੨੪। 

ਦੋਹਾਂ ਵੀਰਾਂ ਨੇ ਟੋਟੇ ਟੋਟੇ ਕਰ ਦੇਣ ਵਾਲੇ ਬਾਣਾਂ (ਦੇ ਭੱਥੇ) ਬੰਨ੍ਹੇ ਹੋਏ _ਸਨ। ਦੋਵੇਂ 
ਸ਼ਸਤ੍ਰਧਾਰੀ ਅਤੇ ਬਹੁਤ ਕ੍ਰੋਧ _ਨਾਲ ਯੁੱਧ _ਕਰਨ _ਵਾਲੇ _ਸਨ। _ਦੋਵੇਂ ਕਠੋਰ _ਕਰਮ _ਕਰਨ 
ਵਾਲੇ _ਸਨ ਅਤੇ ਦੋਹਾਂ _ਦੀਆਂ _ਭੁਜਾਵਾਂ _ਗੋਡਿਆਂ ਤਕ ਲੰਬੀਆਂ _ਸਨ। _ਦੋਵੇਂ ਹਿੰਦੂਆਂ ਦੀ 
ਧੁਰ _ਤਕ _ (ਸ਼ਾਨ _ਵਧਾਉਣ ਵਾਲੇ) _ ਸ਼ਾਹਾਂ _ਦੇ _ ਸ਼ਾਹ _ਸਨ।੨੨੫। 


2 
“ਨ 
ਂ 


ਸੀ _ਦਸਮ-ਗ੍ਰੰਥ _ਸਾਹਿਬ 


ਸਸਤ੍ਰ _ਧਾਰੰ ਦੋਊ ਪਰਮ ਦਾਨੰ। ਦੋਊ ਢਾਲ _ਢੀਚਾਲ ਹਿੰਦੂ ਹਿੰਦਾਨੰ। 
ਸਸਤ੍ਰ ਵਰਤੀ ਦੋਊ ਛਤ੍ਰ _ਧਾਰੀ। ਦੋਊ ਪਰਮ ਜੋਧਾ ਮਹਾ ਜੁਧਕਾਰੀ। ੮। ੨੨੬। 


465 %60 


ਖੰਡ ਖੰਡੀ ਦੋਊ ਮੰਡ ਮੰਡੰ। ਦੋਊ ਜੋਧ ਜੈਤਵਾਰੁ ਜੋਧਾ ਪ੍ਚੰਡੰ। 
ਬੀਰ ਬਾਨੀ ਦੋਊ ਬਾਹ ਸਾਹੰ। ਦੋਊ ਸੂਰ ਸੈਨੰ ਦੋਊ ਸੂਰ ਮਾਹੰ। ੯। ੨੨੭। 


।5 ,5$ 


ਚਕੂਵਰਤੀ ਦੋਊ ਸਸਤ੍ਰ _ਬੇਤਾ। ਦੋਊ ਜੰਗ _ਜੋਧੀ ਦੋਊ ਜੰਗ ਜੇਤਾ। 
ਚਿਤੁ ਜੋਤੀ ਦੋਊ ਚਿਤ੍ਰ ਚਾਪੰ। ਦੋਊ ਚਿਤ ਵਰਮਾ ਦੋਊ ਦੁਸਟ ਤਾਪੰ। ੧0। ੨੨੮। 


।55 ,6$ 


ਖੰਡ ਖੰਡੀ ਦੋਊ ਮੰਡ ਮੰਡੰ। ਦੋਊ ਚਿਤ੍ਰ ਜੋਤੀ ਸੁ ਜੋਧਾ ਪ੍ਰਚੰਡੰ। 
ਮਤ ਬਾਰੁੰਨ ਬਿਕਰਮ _ਸਮਾਨੰ। ਦੋਊ ਸਸਤ੍ਰ _ਬੇਤਾ ਦੋਊ ਸਸਤੁ _ਪਾਨੰ। _੧੧। ੨੨੯। 


।95 ,5$ 


ਪਰਮ ਜੋਧੀ ਦੋਊ ਕ੍ਰਧਵਾਨੰ। ਦੋਊ ਸਤੁ _ਬੇਤਾ ਦੋਊ ਰੂਪ ਖਾਨੰ। 
ਛਤ੍ਰਪਾਲੰ ਦੋਊ ਛਤ੍ਰ ਧਰਮੰ। ਦੋਊ ਜੁਧ ਜੋਧਾ ਦੋਊ ਕ੍ਰ!ਰ ਕਰਮੰ। ੧੨। ੨੩0। 


(9 ,9$ 


ਮੰਡਲਾਕਾਰ ਜੂਝੇ _ਬਿਰਾਜੈ। _ਹਥੈ ਹਰ ਦੁ ਠੋਕੈ ਭੁਜਾ ਪਾਇ ਗਾਜੈ। 
ਖਤ੍ਰਹਾਣੰ ਦੋਊ ਖਤ੍ਰ ਖੰਡੰ। ਦੋਊ ਖਗ ਪਾਣ ਦੋਊ ਛੇਤੁ ਮੰਡੰ। ੧੩। ੨੩੧। 


।ਓ5 ,66 


ਚਿਤ੍ਰਜੋਤੀ ਦੋਊ ਚਾਰ _ਬਿਚਾਰੰ। ਦੋਊ ਮੰਡਲਾਕਾਰ ਖੰਡਾ _ਅਬਾਰੰ। 
ਖਗ ਖੂਨੀ ਦੋਊ ਖਤ੍ਰਹਾਣੰ। ਦੋਊ _ਖਤ੍ਰਖੇਤਾ ਦੋਊ ਛਤ੍ਰਪਾਣੰ। _੧੪। _੨੩੨। 


ਨ 1 


ਬੀਰ _ਬਿਬ ਆਸਤ ਧਾਰੇ _ਨਿਹਾਰੇ। ਰਹੇ ਬ੍ਯੋਮ ਮੈ ਭੂਪ ਗਉਨੈ ਹਕਾਰੇ। 
ਹਕ ਲਾਗੀ _ਧਨੰ ਧੰਨ ਜੰਪ੍ਯੋ। _ਚਕ੍ਯੋ _ਜਛ _ਰਾਜੈ ਪ੍ਰਿਥੀ ਲੋਕ ਕੈਪ੍ਯੋ। ੧੫। ੨੩੩। 


ਗਰ ੧341 


ਹਨਿਓ ਰਾਜ ਦੁਰਜੋਧਨੰਂ ਜੁਧ ਭੂਮੰ। ਭਜੇ ਸਭੈ ਜੋਧਾ ਚਲੀ ਧਾਮ ਧੂਮੰ। 
ਕਰਿਯੋ ਰਾਜ _ਨਿਹਕੰਟਕੰ ਕਉਰਪਾਲੰ। ਪੁਨਰ ਜਾਇ ਕੈ _ਮਝਿ _ਸਿਝੈ _ਹਿਵਾਲੰ। ੧੬। ੨੩੪। 


ਗਿਆਨ ਪ੍ਰਬੋਧ ੧੯੫ 


ਦੋਵੇਂ _ਸ਼ਸਤੂ _ਧਾਰਨ _ਕਰਨ _ਵਾਲੇ _ਅਤੇ ਮਹਾਨ _ਦਾਨੀ _ਸਨ। _ਦੋਵੇਂ _ਹਿੰਦੁਤਵ ਦੇ 
ਸੱਚੇ ਵਿਚ _ਢਲੇ ਹੋਏ ਹਿੰਦੂ _ਸਨ। ਦੋਵੇਂ ਸ਼ਸਤ੍ਰਾਂ ਨੂੰ ਵਰਤਣ ਵਾਲੇ _ਅਤੇ _ਛਤਰਧਾਰੀ _ਸਨ। 


ਦੋਵੇਂ ਤਕੜੇ _ਯੋਧੇ _ਅਤੇ _ਵੱਡਾ _ਯੁੱਧ _ ਕਰਨ _ ਵਾਲੇ _ਸਨ।੨੨੬। 


ਦੋਵੇਂ (ਵੈਰੀਆਂ ਦੇ) ਖੰਡਾਂ (ਇਲਾਕਿਆਂ) ਨੂੰ _ਖੰਡਣ ਵਾਲੇ ਅਤੇ ਦੋਵੇਂ (ਉਨ੍ਹਾਂ `ਨੂੰ) 
ਸਥਾਪਿਤ _ਕਰਨ _ਵਾਲੇ _ਸਨ। ਦੋਵੇਂ ਯੋਧਿਆਂ ਨੂੰ ਜਿਤਣ ਵਾਲੇ ਅਤੇ ਖ਼ੁਦ ਪ੍ਰਚੰਡ ਯੋਧੇ _ਸਨ। 
ਦੋਵੇਂ `ਸ਼ੂਰਵੀਰਾਂ ਦੇ ਮੋਢੀ ਅਤੇ ਦੋਵੇਂ `ਭੁਜਾਵਾਂ ਦੇ ਬਲੀ _ਸਨ। ਦੋਵੇਂ _ਸੈਨਾਵਾਂ ਦੇ _ਸੂਰਜ ਸਨ 
ਅਤੇ _ ਦੋਵੇਂ _ਸੈਨਾਵਾਂ _ਦੇ _ਚੰਦੂਮਾ _ ਸਨ।੨੨੭। 

ਦੋਵੇਂ _ਚਕਰਵਰਤੀ ਸਨ, _ ਦੋਵੇਂ _ਸ਼ਸਤੁ _ ਚਲਾਉਣ _ਵਿਚ _ਪੂਬੀਨ _ਸਨ। _ਦੋਵੇਂ _ਜੰਗ 
ਦੇ ਯੋਧੇ ਸਨ ਅਤੇ ਦੋਵੇਂ ਯੁੱਧ ਵਿਚ _ਵਿਜਈ ਹੋਣ ਵਾਲੇ _ਸਨ। ਦੋਵੇਂ ਜੋਤਿ ਦੇ ਚਿਤਰ 
ਸਨ ਅਤੇ ਦੋਵੇਂ _ਧਨੁਸ਼ ਦੀ ਮੂਰਤ _ਸਨ। ਦੋਵੇਂ ਢਾਲ _ਦੀ ਮੂਰਤ ਸਨ ਅਤੇ ਦੋਵੇਂ ਦੁਸ਼ਟਾਂ 
ਨੂੰ ਦੁਖ _ਦੇਣ ਵਾਲੇ _ਸਨ। _੨੨੮। 

ਦੋਵੇਂ (ਵੈਰੀਆਂ ਦੇ) ਖੰਡਾਂ (ਖੇਤਰਾਂ) ਨੂੰ _ਖੰਡਣ _ਵਾਲੇ ਸਨ ਅਤੇ ਦੋਵੇਂ (ਉਨ੍ਹਾਂ ` ਨੂੰ) 
ਸਥਾਪਿਤ _ਕਰਨ ਵਾਲੇ _ਸਨ। ਦੋਵੇਂ ਜੋਤਿ ਦਾ ਚਿਤਰ ਸਨ ਅਤੇ ਪ੍ਰਚੰਡ ਯੋਧੇ _ਸਨ। ਦੋ 
ਹਾਥੀ _ ('ਬਾਰੁੰਨ') _ਵਾਂਗ _ ਮਸਤ _ ਅਤੇ _ (ਰਾਜਾ) ਬਿਕਰਮ _ਦੇ _ ਸਮਾਨ _ਸਨ। ਦੋਵੇਂ ਸ਼ਸਤ੍ਰ 
(ਚਲਾਉਣ ਵਿਚ) _ਪੁਬੀਨ _ਸਨ ਅਤੇ ਦੋਹਾਂ ਨੇ _ਹੱਥ _ਵਿਚ _ਸ਼ਸਤੂ _(ਧਾਰਨ ਕੀਤੇ _ਹੋਏ 


ਕਰਨ ਵਾਲੇ ਸਨ।੨੩0। 

ਦੋਵੇਂ ਮੰਡਲਾਕਾਰ ਵਿਚ _ਖੜੋ ਕੇ ਜੂਝ _ਰਹੇ _ਸਨ। ਦੋਵੇਂ ਡੌਲਿਆਂ (ਭੁਜਾਵਾਂ) ਨੂੰ ਹੱਥਾਂ 
ਨਾਲ _ਠੋਕਦੇ _ਸਨ ਅਤੇ _(ਧਰਤੀ ਉਤੇ) _ਪੈਰ (ਮਾਰ _ਕੇ) _ਗਜਦੇ _ਸਨ। _ਦੋਵੇਂ _ਛਤਰੀਆਂ 
ਦੀ ਹਾਨੀ ਕਰਨ _ਵਾਲੇ ਅਤੇ _ਛਤਰੀਆਂ ਨੂੰ ਨਸ਼ਟ _ਕਰਨ ਵਾਲੇ _ਸਨ। ਦੋਹਾਂ ਦੇ ਹੱਥਾਂ ਵਿਚ 
ਤਲਵਾਰਾਂ _ਸਨ ਅਤੇ ਦੋਵੇਂ _ਯੁੱਧ-ਭੂਮੀ ਨੂੰ _ ਸੁਸ਼ੋਭਿਤ _ਕਰਨ _ਵਾਲੇ _ ਸਨ।੨੩੧। 

ਦੋਵੇਂ ਸੁੰਦਰ ਜੋਤਿ ਵਾਲੇ _ਸਨ ਅਤੇ ਦੋਹਾਂ _ਦੇ _ ਵਿਚਾਰ _ ਸੁੰਦਰ _ ਸਨ। _ ਦੋਵੇਂ 
ਮੰਡਲਾਕਾਰ _ਵਿਚ ਲਗਾਤਾਰ _ਖੰਡਾ _ਚਲਾ ਰਹੇ __ਸਨ। _ ਦੋਹਾਂ ਦੀਆਂ _ਤਲਵਾਰਾਂ _ਲਹੂ ਨਾਲ 
ਲਿਬੜੀਆਂ _ਸਨ ਅਤੇ ਦੋਵੇਂ `_ਛਤਰੀਆਂ _ਦਾ ਨੁਕਸਾਨ _ਕਰਨ _ਵਾਲੇ _ਸਨ। ਦੋਵੇਂ _ਛਤਰਾਣੀਆਂ 
(ਥੇਤਾ) (ਤੋਂ ਪੈਦਾ _ਹੋਏ ਸਨ) ਅਤੇ ਦੋਵੇਂ `_ਛਾਤਰ-ਪਣੇ ਵਾਲੇ _ਸਨ।੨੩੨। 

ਦੋਹਾਂ _ਸ਼ੂਰਵੀਰਾਂ ਨੇ ਦੋਹਰੇ _ਅਸਤੁ _(“ਬਿਬ _ਆਸਤ') ਧਾਰਨ _ਕੀਤੇ ਹੋਏ ਸਨ (ਅਤੇ 
ਇਧਰ ਉਧਰ) ਵੇਖ ਰਹੇ _ਸਨ। ਜਿਹੜੇ ਰਾਜੇ (ਮਾਰੇ ਜਾਣ ਤੋ ਬਾਦ) ਆਕਾਸ਼ ਵਿਚ ਫਿਰ 
ਰਹੇ ਸਨ, (ਉਹ ਇਨ੍ਹਾਂ `ਨੂੰ) ਬੁਲਾ ਰਹੇ ਸਨ। ਹਾਕ ਤੇ ਹਾਕ ਪੈ ਰਹੀ ਸੀ ਅਤੇ ਧੰਨ ਧੰਨ 
ਕਰ ਕੇ (ਇਨ੍ਹਾਂ ਦਾ ਯਸ਼) ਗਾਇਆ ਜਾ ਰਿਹਾ ਸੀ। ਯਕਸ਼ਾਂ ਦਾ ਰਾਜਾ ਹੈਰਾਨ ਸੀ ਅਤੇ 
ਮਾਤ-ਲੋਕ ਕੰਬ _ਰਿਹਾ _ਸੀ।੨੩੩। 

(ਆਖੀਰ _ਵਿਚ) ਰਾਜਾ __ਦੁਰਯੋਧਨ _ਯੁੱਧ-ਭੂਮੀ _ਵਿਚ ਮਾਰਿਆ _ਗਿਆ। (ਇਸ ਗੱਲ 
ਦੀ) ਧੁੰਮ ਧੈ ਜਾਣ ਨਾਲ ਸਾਰੇ ਯੋਧੇ ਭਜ _ਗਏ। (ਇਸ ਪਿਛੋਂ) ਰਾਜਾ _ਯੂਧਿਸ਼ਠਰ ਨੇ _ਕੌਰਵਾਂ 
ਉਤੇ _ਨਿਸ਼ਕੰਟਕ ਰਾਜ _ਕੀਤਾ। (ਫਿਰ) _ਹਿਮਾਲਾ ਪਰਬਤ _ਵਿਚ ਜਾ ਕੇ ਗਲ _ਗਏ।੨੩੪। 


੧੮੯੬ ਸ੍ਰੀ _ਦਸਮ-ਗ੍ਰੰਥ ਸਾਹਿਬ 


ਤਹਾ ਏਕ ਗੰਧੂਬ ਸਿਉ ਜੁਧ ਮਚ੍ਯੋ। ਤਹਾ ਭੂਰਪਾਲੰ ਧੂਰਾ ਰੰਗੁ ਰਚ੍ਯੋ। 
ਤਹਾ ਸਤੁ ਕੇ ਭੀਮ ਹਸਤੀ ਚਲਾਏ। ਫਿਰੇ ਮਧਿ ਗੈਣੰ ਅਜਉ ਲਉ ਨ ਆਏ। ੧੭। ੨੩੫। 


ਸੁਨੈ ਬੈਨ ਕਉ ਭੂਪ ਇਉਂ ਐਠ ਨਾਕੰ। ਕਰਿਯੋ ਹਾਸ ਮੰਦੈ ਬੁਲ੍ਯੋ ਏਮ ਬਾਕੰ। 
ਰਹਿਯੋ_ਨਾਕ ਮੈ _ਕੁਸਟ ਛਤ੍ਰੀ ਸਵਾਨੰ। ਭਈ ਤਉਨ ਹੀ ਰੋਗ ਤੇ ਭੂਪ ਹਾਨੰ। ੧੮। ੨੩੬। 


ਚੱਪਣ/ 
ਇਮ ਚਉਰਾਸੀ _ਬਰਖ ਪੁਮਾਨੰ। ਸਪਤ ਮਾਹ _ਚਉਬੀਸ _ਦਿਨਾਨੰ। 
ਰਾਜ ਕੀਓ ਜਨਮੇਜਾ _ਰਾਜਾ। _ਕਾਲ ਨੀਸਾਨੁ _ਬਹੁਰਿ ਸਿਰਿ _ਗਾਜਾ। ੧੯। ੨੩੭। 


/ਏਛ/ਤ _ਲਨਲੇਜਾ ਪਤ ਭਾਂਟਆ 
ਚੱਪਣਾ/ 
ਅਸੁਮੇਧ ਅਰੁ _ਅਸਮੇਦਹਾਰਾ। ਮਹਾ ਸੂਰ _ਸਤਵਾਨ ਅਪਾਰਾ। 
ਮਹਾ ਬੀਰ ਬਰਿਆਰ ਧਨੁਖ ਧਰ। ਗਾਵਤ ਕੀਰਤ ਦੇਸ ਸਭ ਘਰ ਘਰ। ੧। ੨੩੮। 


ਮਹਾ ਬੀਰ ਅਰੁ ਮਹਾ ਧਨੁਖ ਧਰ। ਕਾਪਤ ਤੀਨ ਲੋਕ ਜਾ ਕੇ ਡਰ। 
ਬਡ _ਮਹੀਪ ਅਰੁ _ਅਖੰਡ ਪੁਤਾਪਾ। ਅਮਿਤ ਤੇਜ ਜਾਪਤ ਜਗ ਜਾਪਾ। ੨। ੨੩੯। 


ਅਜੈ ਸਿੰਘ ਉਤ ਸੂਰ _ਮਹਾਨਾ। ਬਡ _ਮਹੀਪ ਦਸ _ਚਾਰ _ਨਿਧਾਨਾ। 
ਅਨਬਿਕਾਰ _ਅਨਤੋਲ _ਅਤੁਲ _ਬਲ। _ਅਰ _ਅਨੇਕ ਜੀਤੇ ਜਿਨ _ਦਲਮਲ। _੩। _੨੪0। 


ਜਿਨ ਜੀਤੇ ਸੰਗਰਾਮ _ਅਨੇਕਾ। _ਸਸਤ੍ _ਅਸਤੂ _ਧਰਿ _ਛਾਡਨ ਏਕਾ। 
ਮਹਾ ਸੂਰ _ਗੁਨਵਾਨ ਮਹਾਨਾ। _ਮਾਨਤ ਲੋਕ ਸਗਲ _ਜਿਹ _ਆਨਾ। _੪। _੨੪੧। 


ਮਰਨ _ਕਾਲ _ਜਨਮੇਜੇ _ਰਾਜਾ। ਮੰਤ੍ਰ _ਕੀਓ ਮੰਤ੍ਰੀਨ _ਸਮਾਜਾ। 
ਰਾਜ ਤਿਲਕ ਭੂਪਤ _ਅਭਖੇਖਾ। _ਨਿਰਖਤ ਭਏ ਨ੍ਰਿਪਤ ਕੀ ਰੇਖਾ। ੫। ੨੪੨। 


ਇਨ ਮਹਿ ਰਾਜ ਕਵਨ ਕਉ ਦੀਜੈ। ਕਉਨ ਨ੍ਿਪਤ ਸੁਤ ਕਉ ਨਿਿਪੁ ਕੀਜੈ। 
ਰਜੀਆ ਪੂਤ ਨ ਰਾਜ ਕੀ ਜੋਗਾ। ਯਾਹਿ ਕੇ ਜੋਗ ਨ ਰਾਜ ਕੇ ਭੋਗਾ। ੬। ੨੪੩। 


ਅਸ੍ਹਮੇਦ” ਕਹੁ ਦੀਨੋ ਰਾਜਾ। ਜੈ ਪਤਿ ਭਾਖ੍ਯੋ ਸਕਲ _ਸਮਾਜਾ। 
ਜਨਮੇਜਾ ਕੀ _ਸੁਗਤਿ _ਕਰਾਈ। _ਅਸ੍ਰਮੇਦ ਕੈ ਵਜੀ ਵਧਾਈ। _੭। ੨੪੪। 


੧. _ 'ਅਸੁਮੇਦ” 


ਗਿਆਨ ਪ੍ਰਬੋਧ ੧੯੬ 


ਉਥੇ ਇਕ _ਗੰਧਰਬ _ਨਾਲ ਯੁੱਧ _ਹੋਇਆ। ਉਥੇ _ਭੂਰਪਾਲ ਨੇ _ਵਿਚਿਤ੍ਰ _ਧੁੰਧਲਾ _ਰੰਗ 
ਫੈਲਾ ਦਿੱਤਾ। ਉਥੇ _ਭੀਮਸੈਨ ਨੇ ਵੈਰੀ ਦੇ ਹਾਥੀ ਚੁਕ ਚੁਕ ਕੇ ਸੁਟੇ। (ਉਹ) ਆਕਾਸ਼ ਵਿਚ 
ਫਿਰ ਰਹੇ ਹਨ, (ਧਰਤੀ `ਤੇ) ਹੁਣ ਤਕ ਨਹੀਂ _ਪਰਤੇ।੨੩੫। 

(ਇਹ) ਬੋਲ ਸੁਣ ਕੇ ਰਾਜਾ (ਜਨਮੇਜਾ) ਨਕ _ਚੜ੍ਹਾ ਕੇ ਥੋੜਾ _ਮੁਸਕਰਾਇਆ ਅਤੇ 
ਕਹਿਣ _ਲਗਾ- _(ਹਾਥੀਆਂ ਨੂੰ _ਸੁਟਣ ਵਾਲੀ) ਐਵੇਂ ਗੱਪ _ਹੈ। _(ਇੰਨਾ ਕਹਿਣ ਤੇ) ਛਤਰੀਆਂ 
ਦੇ ਹੰਸ (ਰਾਜਾ ਜਨਮੇਜਾ) ਦੇ ਨਕ _ਵਿਚ ਕੋਹੜ _ਰਹਿ _ਗਿਆ। ਉਸੇ ਰੋਗ ਨਾਲ ਰਾਜੇ 
ਦਾ ਨਾਸ ਹੋਇਆ।੨੩੬। 
ਚੱਪਲਾਂ 
ਨੇ ਰਾਜ _ਕੀਤਾ। ਫਿਰ (ਉਸ ਦੇ) ਸਿਰ ਉਤੇ ਕਾਲ ਦਾ ਨਗਾਰਾ _ਵਜਿਆ (ਅਰਥਾਤ ਮਰ 
'ਗਿਆ)।੨੩੭। 

/ਏਲੋ _ਸਨਲੇਜਾ ਪਤ ਗਇਆ 
ਚੱਪਲਾਂ 

(ਜਨਮੇਜਾ ਰਾਜੇ _ਦੇ ਦੋ ਪੁੱਤਰ _ਸਨ-) _ਅਸੁਮੇਧ ਅਤੇ _ਅਸਮੇਦਹਾਰ। (ਦੋਵੇਂ) ਬਹੁਤ 
ਵੱਡੇ _ਸੂਰਵੀਰ _ਅਤੇ _ ਅਪਾਰ _ਸੱਂਤਾ _ਵਾਲੇ _ਸਨ। _ਮਹਾਨਬਹਾਦਰ, ਬਲਵਾਨ _ਅਤੇ _ਧਨੁਸ਼ਧਾਰੀ 
ਸਨ) (ਜਿਨ੍ਹਾਂ ਦੀ) ਕੀਰਤੀ ਸਾਰੇ ਦੇਸ਼ _ਦੇ _ਘਰ _ਘਰ _ਗਾਈ ਜਾਂਦੀ _ਸੀ।੨੩੮। 
(ਦੋਵੇਂ) _ਬਹੁਤ _ਸੂਰਵੀਰ ਅਤੇ _ਵੱਡੇ _ਧਨੁਸ਼ਧਾਰੀ _ਸਨ ਜਿਨ੍ਹਾਂ ਦੇ _ਡਰ ਨਾਲ _ਤਿੰਨੋ 
ਜੋਕ ਕੰਬਦੇ _ਸਨ। (ਉਹ) ਮਹਾਨ ਰਾਜੇ _ਅਤੇ ਅਖੰਡ _ਪੁਤਾਪ _ਵਾਲੇ _ਸਨ। _(ਉਹ) ਅਮਿਤ 
ਵਾਲੇ ਸਨ, _ਸਾਰਾ _ਜਗਤ _(ਉਨ੍ਹਾਂ ਦਾ) _ਜਾਪ _ ਜਪਦਾ _ਸੀ।੨੩੯। 

ਦੂਜੇ ਪਾਸੇ _ਅਜੈ _ਸਿੰਘ ਮਹਾਨ _ਸੂਰਵੀਰ _ਸੀ। _(ਉਹ) ਵੱਡਾ _ਮਹੀਪ _ਅਤੇ ਚੌਦਾਂ 
ਵਿਦਿਆਵਾਂ ਦਾ ਖ਼ਜ਼ਾਨਾ _ਸੀ। (ਉਹ) ਵਿਕਾਰਾਂ ਤੋਂ ਰਹਿਤ, ਤੁਲਨਾ ਤੋਂ ਬਿਨਾ ਅਤੇ _ਅਤੁਲ 
ਬਲ _ਵਾਲਾ _ਸੀ ਜਿਸ ਨੇ ਅਨੇਕ _ਵੈਰੀ ਜਿਤ ਕੇ ਕੁਚਲ ਦਿੱਤੇ _ਸਨ।੨80। 

ਜਿਸ _ਨੇ _ ਅਨੇਕਾਂ _ ਜੰਗਾਂ _ ਜਿਤੀਆਂ _ ਸਨ। _ ਸ਼ਸਤੁ-ਅਸਤੂ _ ਧਾਰਨ _ ਕਰਨ _ ਵਾਲਿਆਂ 
ਵਿਚੋਂ ਇਕ ਵੀ _(ਜੀਉਂਦਾ) ਰਹਿਣ ਨਹੀਂ_ਦਿੱਤਾ ਸੀ। _(ਉਹ) ਮਹਾਨ _ਸ਼ੂਰਵੀਰ ਅਤੇ _ਉਤੱਮ 
ਗੁਣਾਂ _ਵਾਲਾ _ਸੀ। _ਸਾਰਾ _ਜਗਤ _ ਉਸ _ਦੀ _ਈਨ _ ਮੰਨਦਾ _ਸੀ।੨੪੧। 

ਮਰਨ _ ਵੇਲੇ _ਰਾਜਾ ਜਨਮੇਜਾ _ਨੇ _ ਮੰਤਰੀ ਮੰਡਲ ਨਾਲ _ਸਲਾਹ _ ਕੀਤੀ _ਕਿ _ਰਾਜ- 
ਸਿੰਘਾਸਨ ਦਾ ਤਿਲਕ ਕਿਸ ਨੂੰ ਦਿੱਤਾ ਜਾਏ, (ਇਸ ਉਦੇਸ਼ ਤੋਂ “ਰਾਜਕੁਮਾਰ” ਦੀਆਂ) ਰਾਜਾ 


ਬਣਨ ਦੀਆਂ _ਭਾਗ-ਰੇਖਾਵਾਂ ਨੂੰ ਵਿਚਾਰਨ _ਲਗੇ।੨੪੨। 

ਇਨ੍ਹਾਂ (ਤਿੰਨਾਂ) ਵਿਚੋਂ ਰਾਜ ਕਿਸ ਨੂੰ ਦੇਈਏ, ਰਾਜੇ _ਦੇ _ਕਿਸ ਪੁੱਤਰ ਨੂੰ ਰਾਜਾ 
ਬਣਾਈਏ। _ (ਇਕ _ ਵਿਚਾਰ ਸਾਹਮਣੇ ਆਇਆ _ ਕਿ) _ਰਜੀਆ (ਦਾਸੀ) _ਦਾ ਪੁੱਤਰ ਰਾਜ 
ਦੇ ਲਾਇਕ ਨਹੀਂ ਹੈ, ਨ ਹੀ ਉਹ ਰਾਜ ਦੇ ਭੋਗਾਂ ਲਈ ਯੋਗ ਹੈ।੨੪੩। 

(ਵਿਚਾਰ ਵਟਾਂਦਰੇ _ਉਪਰੰਤ _ਸਭ _ ਤੋਂ ਵੱਡੇ ਪੁੱਤਰ) _ਅਸੁਮੇਦ ਨੂੰ ਰਾਜ __ ਦਿੱਤਾ 
ਗਿਆ। ਸਾਰੇ _ਮੌਤਰੀ ਮੰਡਲ ਨੇ _ਜੈ-ਜੈ-ਕਾਰ _ਕੀਤਾ। (ਉਸ ਨੇ ਰਾਜਾ _ਬਣ ਕੇ) ਜਨਮੇਜਾ 
ਦੀ _ਸੁਗਤਿ (ਕ੍ਰਿਆ) ਕਰਵਾਈ _ਅਤੇ _ਅਸੁਮੇਦ ਦੇ _ਘਰ _ ਖੁਸ਼ੀਆਂ ਦੇ ਵਾਜੇ _ਵਜੇ।੨੪੪। 


੧੯੭ ਸ੍ਰੀ _ਦਸਮ-ਗ੍ਰੰਥ ਸਾਹਿਬ 


ਦੂਸਰ ਭਾਇ ਹੁਤੋ ਜੋ ਏਕਾ। ਰਤਨ ਦੀਏ ਤਿਹ ਦਰਬ _ਅਨੇਕਾ। 

ਮੰਤ੍ਰੀ ਕੈ ਅਪਨਾ ਠਹਰਾਇਓ। ਦੂਸਰ ਠਉਰ ਤਿਸਹਿ _ਬੈਠਾਇਓ। ੮। ੨੪੫। 
ਤੀਸਰ ਜੋ ਰਜੀਆ ਸੁਤ ਰਹਾ। ਸੈਨਪਾਲ ਤਾ ਕੋ ਪੁਨ ਕਹਾ। 

ਬਖਸੀ ਕਰਿ _ਤਾਕੌ ਠਹਰਾਇਓ। ਸਬ ਦਲ ਕੋ ਤਿਹ ਕਾਮੁ ਚਲਾਇਓ। ੯। ੨੪੬। 


ਰਾਜੁ ਪਾਇ _ਸਭਹੂ ਸੁਖ ਪਾਇਓ। _ਭੂਪਤ ਕਉ ਨਾਚਬ _ਸੁਖ ਆਇਓ। 
ਤੇਰਹ ਸੈ ਚੌਸਠ ਮਰਦੰਗਾ। _ਬਾਜਤ ਹੈ ਕਈ ਕੋਟ ਉਪੰਗਾ। ੧0। ੨੪੭। 


ਦੂਸਰ ਭਾਇ ਭਏ ਮਦ ਅੰਧਾ। ਦੇਖਤ ਨਾਚਤ ਲਾਇ ਸੁਗੰਧਾ। 
ਰਾਜ ਸਾਜ ਦੁਹਹੂੰ ਤੇ ਭੂਲਾ। ਵਾਹੀ ਕੈ ਜਾਇ ਛਤ੍ਰ ਸਿਰ ਝੂਲਾ। ੧੧। ੨੪੮। 


ਕਰਤ ਕਰਤ _ਬਹੁ ਦਿਨ ਅਸ ਰਾਜਾ। ਉਨ ਦੁਹੂੰ _ਭੂਲਿਓ ਰਾਜ _ਸਮਾਜਾ। 
ਮਦ ਕਰਿ ਅੰਧ ਭਏ ਦੋਊ ਭ੍ਰਾਤਾ। ਰਾਜ ਕਰਨ ਕੀ ਬਿਸਰੀ ਬਾਤਾ। ੧੨। ੨੪੯। 


ਦੰਹਰਾ 
ਜਿਹ ਚਾਹੇ _ਤਾਕੋ ਹਨੇ ਜੋ _ਬਾਛੈ ਸੋ _ਲੇਇ। 
ਜਿਹ ਰਾਖੈ ਸੋਈ ਰਹੈ ਜਿਹ ਜਾਨੈ ਤਿਹ ਦੇਇ। ੧੩। ੨੫0। 


ਜ਼ੱਪਣ/ 
ਐਸੀ ਭਾਤ ਕੀਨੋ ਇਹ ਜਬਹੀ। ਪੂਜਾ ਲੋਕ ਸਭ _ਬਸ ਭਏ ਤਬਹੀ। 
ਅਉ ਬਸਿ ਹੋਇ ਗਏ ਨੇਬ ਖਵਾਸਾ। ਜੋ _ਰਾਖਤ ਥੇ ਨ੍ਰਿਪ ਕੀ ਆਸਾ। ੧। ੨੫੧। 


ਏਕ ਦਿਵਸ ਤਿਹੂੰ _ਭ੍ਰਾਤ _ਸੁਜਾਨਾ। _ਮੰਡਸ ਚੌਪਰ ਖੇਲ _ਖਿਲਾਨਾ। 
ਦਾਉ ਸਮੈ ਕਛੁ ਰਿਸਕ _ਬਿਚਾਰਿਓ। ਅਜੈ ਸੁਨਤ ਇਹ ਭਾਤ ਉਚਾਰਿਓ। ੨। ੨੫੨। 


ਦੰਹਰਾ 
ਕਹਾ ਕਰੈ ਦਾ ਕਹ ਪਰੈ ਕਹ ਯਹ _ਬਾਧੈ ਸੂਤ। 
ਕਹਾ ਸਤੂ _ਯਾਤੇ ਮਰੈ ਜੋ _ਰਜੀਆ ਕਾ ਪੂਤ। ੩। ੨੫੩। 
ਚੱਪਣਾ 
ਯਹੈ ਆਜ ਹਮ ਖੇਲ ਬਿਚਾਰੀ। ਸੋ _ਭਾਖਤ ਹੈ ਪ੍ਰਗਟ ਪੁਕਾਰੀ। 
ਏਕਹਿ ਰਤਨ _ਰਾਜ ਧਨੁ _ਲੀਨਾ। ਦੁਤੀਐ ਅਸੂ _ਉਸਟ ਗਜ _ਲੀਨਾ। _੧। ੨੫੪। 


ਗਿਆਨ ਪ੍ਰਬੋਧ ੧੯੭ 


(ਅਸੁਮੇਦ ਦਾ) ਜੋ ਇਕ ਹੋਰ ਭਰਾ ਸੀ, ਉਸ ਨੂੰ ਅਨੇਕਾਂ ਰਤਨ ਅਤੇ ਧੰਨ-ਦੌਲਤ 


ਦਿੱਤੀ _ਗਈ। _ (ਉਸ ਨੂੰ) ਆਪਣਾ _ ਮੰਤਰੀ _ਬਣਾ _ਕੇ _ਦੂਜਾ _ਸਥਾਨ _ਦੇ _ਦਿੱਤਾ।੨੪੫। 
(ਉਸ ਦਾ) ਤੀਜਾ (ਭਰਾ) ਜੋ _ਰਜੀਆ (ਦਾਸੀ) ਦਾ ਪੁੰਤਰ ਸੀ, ਉਸ ਨੂੰ ਸੈਨਾਪਤੀ 


ਨਿਯੁਕਤ _ਕੀਤਾ। _ਉਸ ਨੂੰ _ਕਰ ਵਸੂਲਣ ਲਈ _'ਬਖਸ਼ੀ` _ਪਦ ਪ੍ਰਦਾਨ ਕੀਤਾ _ਅਤੇ _ਉਸ 
ਨੇ ਸਾਰੀ _ਸੈਨਾ ਦੀ ਵਿਵਸਥਾ _ ਚਲਾਈ।੨੪੬। 


ਰਾਜ ਨੂੰ ਪ੍ਰਾਪਤ _ਕਰ _ਕੇ _ਸਭ ਸੁਖੀ ਹੋ ਗਏ। ਰਾਜੇ ਨੂੰ ਨਾਚ _(ਮਹਿਫ਼ਲ ਦੇਖਣ 
ਨਾਲ) _ਹੀ ਸੁਖ ਪ੍ਰਾਪਤ ਹੋਣ _ਲਗਾ। _(ਉਸ _ਦੇ ਦਰਬਾਰ _ਵਿਚ) _੧੩੬੪ _ਮਿਰਿਦੰਗ ਅਤੇ 
ਕਈ _ ਕਰੋੜ _ਵਾਜੇ _ (“ਉਪੰਗ”) _ ਵਜਦੇ _ ਸਨ।੨੪੭। 

ਦੂਜਾ ਭਰਾ ਸ਼ਰਾਬ ਵਿਚ ਧੁਤ ਰਹਿ ਕੇ ਅਤੇ ਸੁਗੰਧੀਆਂ ਲਗਾ ਕੇ ਨਾਚ ਹੀ ਵੇਖਦਾ 
ਰਹਿੰਦਾ। ਦੋਹਾਂ ਨੂੰ ਰਾਜ ਦਾ ਕੰਮ-ਕਾਜ ਭੁਲ ਗਿਆ ਅਤੇ ਉਸੇ (ਅਜੈ ਸਿੰਘ) ਦੇ ਸਿਰ 


ਉਤੇ ਛਤਰ ਝੁਲਣ ਲਗਾ।੨੪੮। 
ਨਿਭਾਣੇ ਭੁਲ _ਗਏ। ਸ਼ਰਾਬ _ਵਿਚ ਦੋਵੇਂ ਭਰਾ _ਗ਼ਰਕ _ਹੋ__ਗਏ ਅਤੇ ਰਾਜ _ਕਰਨ _ਦੀਆਂ 
ਗੱਲਾਂ ਭੁਲ ਗਏ।੨੪੯। 
ਦੰਹਨਾ 

(ਅਜੈ ਸਿੰਘ) ਜਿਸ ਨੂੰ ਚਾਹੁੰਦਾ, ਉਸ ਨੂੰ ਮਾਰ ਦਿੰਦਾ, ਜੋ ਕੋਈ (ਉਸ ਤੋਂ) ਚਾਹੁੰਦਾ, 
ਲੈ _ਲੈਂਦਾ। ਜਿਸ ਨੂੰ (ਉਹ) ਰਖਦਾ ਸੀ, _ਉਹੀ ਰਹਿੰਦਾ _ਸੀ। ਜਿਸ ਨੂੰ (ਉਹ ਆਪਣਾ) 
ਸਮਝਦਾ _ਸੀ, _ਉਸ ਨੂੰ (ਉਚੀ ਪਦਵੀ) _ਦੇ ਦਿੰਦਾ _ਸੀ।੨੫0। 
ਚੱਪਲ? 

ਉਸ (ਅਜੈ ਸਿੰਘ) ਨੇ ਜਦੋਂ ਇਸ ਤਰ੍ਹਾਂ ਦਾ (ਵਿਵਹਾਰ) ਕਰਨਾ ਆਰੰਭ _ਕੀਤਾ, 
ਤਦੋਂ ਪ੍ਰਜਾ ਦੇ ਲੋਕ ਉਸ ਦੇ ਵਸ ਵਿਚ ਹੋ ਗਏ। ਅਤੇ ਨਾਇਬ ਤੇ ਖਾਸ ਅਧਿਕਾਰੀ 
ਵੀ ਵਸ ਵਿਚ ਹੋ ਗਏ ਜਿਹੜੇ (ਪਹਿਲਾਂ) ਰਾਜੇ ਤੋਂ (ਆਪਣੀਆਂ ਕਾਮਨਾਵਾਂ _ਦੀ ਪੂਰਤੀ 
ਦੀ) ਆਸ ਰਖਦੇ _ ਸਨ।੨੫੧। 

ਇਕ ਦਿਨ ਤਿੰਨਾਂ ਸੁਜਾਨ ਭਰਾਵਾਂ ਨੇ _ਚੌਪੜ ਦੀ ਖੇਡ ਖੇਡਣ ਦੀ ਵਿਵਸਥਾ _ਕੀਤੀ। 
ਦਾਉ (ਲਗਾਉਣ) ਵੇਲੇ (ਕਿਸੇ ਨੂੰ) ਕੁਝ ਗੁੱਸਾ ਆ _ਗਿਆ ਅਤੇ ਅਜੈ ਸਿੰਘ ਨੂੰ ਸੁਣਾਉਂਦੇ 
ਹੋਇਆਂ ਇਸ ਤਰ੍ਹਾਂ _ਕਿਹਾ।੨੫੨। 
ਦੰਹਰਾ 

(ਵੇਖੋ, ਇਹ) ਕੀ ਕਰਦਾ ਹੈ, _ਦਾਉ ਕੀ ਪੈਂਦਾ ਹੈ ਅਤੇ ਕਿਵੇਂ ਮਰਯਾਦਾ ਬੰਨ੍ਹਦਾ 
ਹੈ। ਇਸ ਤੋਂ ਵੈਰੀ ਕਿਵੇਂ _ਮਰੇਗਾ ਜੋ (ਆਪ) _ਰਜੀਆ (ਦਾਸੀ) ਦਾ ਪੁੰਤਰ _ਹੈ।੨੫੩। 
ਚੱਪਲਾਂ 

(ਰਾਜ ਕੁਮਾਰ ਹੁਣ ਪ੍ਰਗਟ ਰੂਪ ਵਿਚ _ਕਹਿਣ ਲਗੇ) ਅਜ ਜੋ ਅਸੀਂ ਇਹ ਖੇਡ 
ਵਿਚਾਰੀ ਹੈ, ਉਸ _ਦਾ (ਪ੍ਰਯੋਜਨ) ਪੁਗਟ ਕਰ _ਕੇ ਸੁਣਾਉਂਦੇ ਹਾਂ (ਕਿ ਇਹ ਖੇਡ ਸਾਡੀ 
ਸ਼ਕਤੀ _ਅਤੇ ਭਾਗਾਂ _ਦਾ _ਨਿਤਾਰਾ _ਕਰ _ਦੇਵੇਗੀ। ਇਹ ਕਹਿ ਕੇ) ਇਕ ਨੇ ਰਤਨ ਅਤੇ 
ਰਾਜ-ਧਨ _ਲੈ _ਲਿਆ ਅਤੇ ਦੂਜੇ ਨੂੰ ਘੋੜੇ, _ਊਠ ਅਤੇ _ਹਾਥੀ ਲੈ ਲਏ _।੨੫੪। 


੧੯੮ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕੁਅਰੈ ਬਾਟ ਸੈਨ ਸਭ _ਲੀਆ। _ਤੀਨਹੁ ਬਾਟ ਤੀਨ ਕਰ _ਕੀਆ। 
ਪਾਸਾ ਢਾਰ ਧਰੈ ਕਸ ਦਾਵਾ। ਕਹਾ ਖੇਲ ਧੌ ਕਰੈ ਕਰਾਵਾ। ੨। ੨੫੫। 


ਚਉਪਰ ਖੇਲ ਪਰੀ ਤਿਹ ਮਾਹਾ। ਦੇਖਤ ਊਚ ਨੀਚ ਨਰ _ਨਾਹਾ। 
ਜ੍ਰਾਲਾ ਰੂਪ _ਸੁਪਰਧਾ _ਬਾਢੀ। _ਭੂਪਨ _ਫਿਰਤ _ਸੰਘਾਰਤ _ਕਾਢੀ। _੩। _੨੫੬। 


ਤਿਨ ਕੈ ਬੀਚ ਪਰੀ ਅਸ ਖੇਲਾ। ਕਟਨ ਸੁ ਹਿਤ ਭਇਉ ਮਿਟਨ ਦੁਹੇਲਾ। 
ਪ੍ਿਥਮੈ ਰਤਨ _ਦ੍ਰਿਬ ਬਹੁ _ਲਾਯੋ। ਬਸਤੁ _ਬਾਜ ਗਜ ਬਹੁਤ ਹਰਾਯੋ। ੪। ੨੫੭। 


ਦੁਹੁੰਅਨ ਬੀਚ _ਸੁਪਰਧਾ _ਬਾਢਾ। _ਦੁਹ ਦਿਸ ਉਠੇ _ਸੁਭਟ ਅਸ ਕਾਢਾ। 
ਚਮਕਹਿ ਕਹੂੰ _ਅਸਨ ਕੀ ਧਾਰਾ। ਬਿਛ ਗਈ ਲੋਥ ਅਨੇਕ ਅਪਾਰਾ। ੫। ੨੫੮। 


ਜੁਗਨ ਦੈਤ ਫਿਰਹਿ _ਹਰਿਖਾਨੇ। _ਗੀਧ ਸਿਵਾ ਬੋਲਹਿ _ਅਭਿਮਾਨੇ”। 
ਭੂਤ ਪ੍ਰੇਤ ਨਾਚਹਿ ਅਰੁ _ਗਾਵਹਿ। ਕਹੂੰ ਕਹੂੰ ਸਬਦ _ਬੈਤਾਲ ਸੁਨਾਵਹਿ। ੬। ੨੫੯। 


ਚਮਕਤ ਕਹੂੰ _ਖਗਨ ਕੀ ਧਾਰਾ। ਬਿਥ ਗਏ ਰੁੰਡ ਭਸੁੰਡ ਅਪਾਰਾ। 
ਚਿੰਸਤ ਕਹੂੰ ਗਿਰੇ ਗਜ ਮਾਤੇ। ਸੋਵਤ ਕਹੂੰ _ਸੁਭਟ ਰਣ ਤਾਤੇ। ੭। ੨੬0। 


ਹਿੰਸਤ ਕਹੂੰ ਗਿਰੇ ਹੈ ਘਾਏ। ਸੋਵਤ ਕੂਰ ਸਲੋਕ ਪਠਾਏ। 
ਕਟਿ ਗਏ ਕਹੂੰ ਕਉਚ ਅਰੁ ਚਰਮਾ। ਕਟਿ ਗਏ ਗਜ ਬਾਜਨ ਕੇ ਬਰਮਾ। ੮। ੨੬੧। 


ਜੁਗਨ ਦੇਤ ਕਹੂੰ _ਕਿਲਕਾਰੀ। ਨਾਚਤ ਭੂਤ _ਬਜਾਵਤ _ਤਾਰੀ। 
ਬਾਵਨ ਬੀਰ ਫਿਰੈ ਚਹੂੰ _ਓਰਾ। _ਬਾਜਤ ਮਾਰੂ ਰਾਗ _ਸਿਦਉਰਾ। ੯। ੨੬੨। 


ਰਣ ਅਸ ਕਾਲ ਜਲਧ” ਜਿਮ ਗਾਜਾ। ਭੂਤ _ਪਿਸਾਚ _ਭੀਰ ਭੈ ਭਾਜਾ। 
ਰਣ ਮਾਰੂ ਇਹ ਦਿਸ ਤੇ ਬਾਜ੍ਯੋ। ਕਾਇਰੁ ਹੁਤੋ _ਸੋ_ਭੀ ਨਹਿ _ਭਾਜ੍ਯੋ। ੧0। ੨੬੩। 


ਰਹਿ ਗਈ ਸੂਰਨ ਖਗ ਕੀ ਟੇਕਾ। ਕਟਿ ਗਏ ਸੁੰਡ ਭਸੁੰਡ ਅਨੇਕਾ। 
ਨਾਚਤ _ਜੋਗਨ _ਕਹੂੰ _ਬਿਤਾਰਾ। ਧਾਵਤ ਭੂਤ ਪ੍ਰੇਤ _ਬਿਕਰਾਰਾ। _੧੧। ੨੬੪। 


ਧਾਵਤ ਅਧ _ਕਮਧ _ਅਨੇਕਾ। ਮੰਡਿ ਰਹੇ ਰਾਵਤ ਗਡਿ ਟੇਕਾ। 
ਅਨਹਦ _ਰਾਗ _ਅਨਾਹਦ _ਬਾਜਾ। _ਕਾਇਰੁ _ਹੁਤਾ ਵਹੈ ਨਹੀ _ਭਾਜਾ। _੧੨। ੨੬੫। 


੧. _'ਅਪਮਾਨੇ” ੨. _ ਜਲਦ” 


ਗਿਆਨ ਪ੍ਰਬੋਧ ੧੯੮ 


ਰਾਜਕੁਮਾਰਾਂ ਨੇ ਸਾਰੀ ਸੈਨਾ ਵੰਡ ਲਈ ਅਤੇ ਤਿੰਨ ਹਿੱਸੇ ਕਰ ਕੇ (ਆਪਣੇ ਆਪਣੇ) 
ਬਣਾ _ਲਏ। (ਫਿਰ ਵਿਚਾਰਨ _ਲਗੇ) _ਕਿ ਕਿਹੋ ਜਿਹਾ ਪਾਸਾ ਸੁਟ ਕੇ _ਦਾਉ ਲਗਾਇਆ 
ਜਾਏ। _ਕੀ _ਪਤਾ ਇਹ ਖੇਲ _ਕੀ ਕਰਦਾ ਕਰਾਉਂਦਾ _ਹੈ। _੨੫੫। 

ਉਨ੍ਹਾਂ ਵਿਚ _ਚੌਪੜ _ਦੀ ਖੇਡ ਆਰੰਭ _ਹੋ_ਗਈ ਜਿਸ ਨੂੰ ਉੱਚੇ ਨੀਵੇਂ ਅਤੇ _ਵੱਡੇ- 
ਨਿੱਕੇ ਅਧਿਕਾਰੀ _ਵੇਖ _ਰਹੇ __ਸਨ। _(ਉਨ੍ਹਾਂ ਤਿੰਨਾਂ ਦੇ _ਮਨ ਵਿਚ) _ਈਰਖਾ ਰੂਪੀ _ਜੁਆਲਾ 
ਵਧ ਗਈ ਜੋ ਰਾਜਿਆਂ ਦਾ ਵਿਨਾਸ਼ _ਕਰਨ _ਵਾਲੀ _ਦਸੀ ਜਾਂਦੀ _ਹੈ।੨੫੬। 


ਉਨ੍ਹਾਂ ਵਿਚਾਲੇ ਅਜਿਹੀ ਖੇਡ ਸ਼ੁਰੂ _ਹੋਈ _ਕਿ _(ਤਿੰਨੋ) ਮਰਨ ਮਾਰਨ ਤੇ _ਤੁਲ ਗਏ 
(ਅਤੇ ਝਗੜੇ _ਦਾ) _ਮਿਟਣਾ ਔਖਾ ਹੋ __ਗਿਆ। ਪਹਿਲਾਂ _(ਦਾਉ ਉਤੇ) ਰਤਨ ਅਤੇ _ਬਹੁਤ 
ਧਨ-ਦੌਲਤ ਲਗਾਈ _ਗਈ _ਅਤੇ _ਫਿਰ ਬਸਤ੍ਰ, ਘੋੜੇ _ਅਤੇ _ਹਾਥੀ (ਲਗਾਏ _ਗਏ ਜੋ ਸਭ) 
ਹਾਰੇ ਗਏ।੨੫੭। 

ਦੋਹਾਂ ਵਿਚ ਈਰਖਾ _ਵਧ _ਗਈ ਅਤੇ ਦੋਹਾਂ ਪਾਸਿਆਂ ਤੋਂ ਤਲਵਾਰਾਂ ਖਿਚ ਕੇ ਸੂਰਮੇ 
ਉਠ _ ਖੜੌਤੇ। _ਕਿਤੇ _ਤਲਵਾਰਾਂ _ਦੀਆਂ ਧਾਰਾਂ _ਚਮਕਦੀਆਂ _ਸਨ ਅਤੇ ਅਨੇਕ _ਅਪਾਰ _ਲੌਥਾਂ 
(ਉਥੇ) _ਵਿਛ _ ਗਈਆਂ _ ਸਨ।੨੫੮। 

ਕਲ-ਜੋਗਣਾਂ ਅਤੇ ਦੈੱਤ ਪ੍ਰਸੰਨ ਹੋਕੇ ਫਿਰਦੇ _ਸਨ। ਗਿਰਝਾਂ ਅਤੇ _ਗਿਦੜ _ਮੌਜ 
ਨਾਲ _ਬੋਲਦੇ _ਸਨ। _ਭੂਤ-ਪ੍ਰੇਤ _ਨਚਦੇ ਅਤੇ _ਗਾਉਂਦੇ _ਸਨ ਅਤੇ _ ਕਿਤੇ-ਕਿਤੇ _ਬੈਤਾਲ _ਵੀ 
ਆਵਾਜ਼ਾਂ _ਸੁਣਾਉ'ਦੇ _ਸਨ।੨੫੯। 

ਕਿਤੇ ਤਲਵਾਰਾਂ _ਦੀਆਂ _ਧਾਰਾਂ _ਚਮਕਦੀਆਂ _ਸਨ। _ ਅਪਾਰ _ (ਸੂਰਮਿਆਂ ਦੇ) _ਧੜ 
ਅਤੇ (ਹਾਥੀਆਂ ਦੇ) ਸੁੰਡ ਖਿਲਰੇ ਪਏ _ਸਨ। _ਕਿਤੇ ਮਸਤ ਹਾਥੀ _ਡਿਗੇ ਹੋਏ _ਚੀਖ ਰਹੇ 
ਸਨ _ ਅਤੇ _ਕਿਤੇ _ਕਰੜੇ _ ਸੂਰਮੇ _ਰਣ-ਭੂਮੀ _ਵਿਚ _ ਸੁਤੇ _ਪਏ _ ਸਨ।੨੬0। 


ਕਿਤੇ ਘਾਇਲ ਘੋੜੇ _ਡਿਗੇ _ਹੋਏ _ਹਿਣਕ _ਰਹੇ __ਸਨ। _ਕਿਤੇ _ਸੁਅਰਸਗ ਨੂੰ ਭੇਜੇ 
ਗਏ ਸੂਰਮੇ _ਲੇਟੇ ਪਏ _ਸਨ। _ਕਿਤੇ _ਕਵਚ _ਅਤੇ _ਢਾਲਾਂ _ਕਟੀਆਂ _ਵਢੀਆਂ _ਪਈਆਂ _ਸਨ। 
ਕਿਤੇ _ਹਾਥੀਆਂ _ਘੋੜਿਆਂ _ਦੇ _ਕਵਚ _ ਕਟੇ _ਪਏ _ ਸਨ।੨੬੧। 

ਕਿਤੇ _ਕਲਜੋਗਣਾਂ _ਕਿਲਕਾਰੀਆਂ _ਮਾਰ _ਰਹੀਆਂ _ਸਨ। _ (ਕਿਤੇ) ਭੂਤ _ ਤਾੜੀਆਂ 
ਵਜਾ ਕੇ ਨਚ ਰਹੇ _ਸਨ। ਚੌਹਾਂ ਪਾਸੇ _ਬਵੰਜਾ ਬੀਰ ਫਿਰ ਰਹੇ _ਸਨ। ਮਾਰੂ _ਅਤੇ _ਸੰਦੂਰੀਆ 
ਰਾਗ _ਵਜ ਰਹੇ _ਸਨ।੨੬੨। 

ਰਣ-ਭੂਮੀ ਵਿਚ _ਕਾਲ _ਇੰਜ (ਗੱਜ ਰਿਹਾ _ਸੀ) ਮਾਨੋ ਬਦਲ _ਗੱਜਦੇ _ਹੋਣ। _ਡਰ 
ਨਾਲ ਭੂਤਾਂ _ਅਤੇ _ਪਿਸ਼ਾਚਾਂ ਦੀ _ਭੀੜ _ਭਜ _ਰਹੀ _ਸੀ। ਇਸ ਪਾਸੇ ਤੋਂ ਰਣ-ਭੂਮੀ ਵਿਚ 
ਮਾਰੂ _ਰਾਗ _ਵਜਿਆ (ਜਿਸ _ਨਾਲ ਸੂਰਮਿਆਂ ਨੂੰ ਯੁੱਧ _ਦਾ _ਅਜਿਹਾ _ਚਾਓ ਚੜ੍ਹਿਆ ਕਿ 


ਜੋ) _ਕਾਇਰ ਸਨ, _ਉਹ ਵੀ ਨ ਭਜੇ।੨੬੩। 
ਸ਼ੂਰਵੀਰਾਂ ਨੂੰ ਹੁਣ ਤਲਵਾਰ ਦੀ ਹੀ ਟੇਕ ਰਹਿ _ਗਈ। ਅਨੇਕਾਂ ਹਾਥੀਆਂ ਦੇ ਸੁੰਡ 


ਕਟ _ਗਏ। _ਕਿਤੇ _ਜੋਗਣਾਂ ਅਤੇ _ਬੈਤਾਲ _ਨਚਣ _ਲਗੇ। ਭਿਆਨਕ _ਭੂਤ-ਪ੍ਰੋਤ _ ਭਜਣ 
ਲਗੰ।੨੬੪। 

ਅਨੇਕਾਂ ਅੱਧੇ ਅੱਧੇ ਧੜ _ਦੌੜ ਰਹੇ _ਸਨ। _ਰਜਵਾੜੇ ਲੜ _ਰਹੇ ਸਨ ਅਤੇ ਆਪਣੇ 
ਪੈਂਤੜੇ ਪੱਕੇ ਕਰ ਰਹੇ _ਸਨ। ਅਨਹਦ _ਰਾਗ _ਲਗਾਤਾਰ ਵਜ ਰਿਹਾ ਸੀ (ਜਿਸ ਨੂੰ ਸੁਣ 
ਕੇ ਜੋ) ਕਾਇਰ ਸੀ, ਉਹ _ਵੀ ਨਹੀਂ _ਭਜਦਾ _ਸੀ।੨੬੫। 


੧੯੯ ਸ੍ਰੀ _ਦਸਮ-ਗ੍ਰੰਥ ਸਾਹਿਬ 


ਮੰਦਰ ਤੂਰ ਕਰੂਰ _ਕਰੋਰਾ। _ਗਾਜ _ਸਰਾਵਤ _ਰਾਗ _ਸੈਦੋਰਾ। 
ਝਮਕਸਿ ਦਾਮਨ ਜਿਮ _ਕਰਵਾਰਾ। _ਬਰਸਤ _ਬਾਨਨ ਮੇਘ ਅਪਾਰਾ। ੧੩। ੨੬੬। 


ਘੂਮਹਿ ਘਾਇਲ _ਲੋਹ ਚੁਚਾਤੇ। ਖੇਲ _ਬਸੰਤ ਮਨੋ _ਮਦਮਾਤੇ। 
ਗਿਰ ਗਏ ਕਹੂੰ ਜਿਰਹ _ਅਰੁ _ਜੁਆਨਾ। _ਗਰਜਨ _ਗਿਧ ਪੁਕਾਰਤ _ਸੁਆਨਾ। _੧੪। _੨੬੭। 


ਉਨ ਦਲ ਦੁਹੂੰ _ਭਾਇਨ ਕੋ ਭਾਜਾ। ਠਾਢ ਨ ਸਕਿਯੋ _ਰੰਕੁ ਅਰੁ ਰਾਜਾ। 
ਤਕਿਓ _ਓਡਫਾ _ਦੇਸੁ _ਬਿਚਛਨ। ਰਾਜਾ ਨ੍ਿਪਤਿ ਤਿਲਕ ਸੁਭ _ਲਛਨ। _੧੫। ੨੬੮। 


ਮਦ ਕਰਿ ਮਤ ਭਏ ਜੇ ਰਾਜਾ। ਤਿਨ ਕੇ ਗਏ ਐਸ ਹੀ ਕਾਜਾ। 
ਛੀਨ _ਛਾਨ _ਛਿਤ _ਛਤ੍ਰ _ਫਿਰਾਯੋ। ਮਹਾਰਾਜ ਆਪਹੀ ਕਹਾਯੋ। ੧੬।੨੬੯। 


ਆਗੇ ਚਲੇ _ਅਸ੍ਹਮੇਧ _ਹਾਰਾ। _ਧਵਹਿ ਪਾਛੇ ਫਉਜ _ਅਪਾਰਾ। 
ਗੇ _ਜਹਿ ਨ੍ਰਿਪਤ ਤਿਲਕ _ਮਹਾਰਾਜਾ। ਰਾਜ ਪਾਟ ਵਾਹੂ ਕਉ ਛਾਜਾ। ੧੭। ੨੭0। 


ਤਹਾ ਇਕ ਆਹਿ ਸਨਉਢੀ ਬੁਹਮਨ। ਪੰਡਤ ਬਡੇ ਮਹਾ ਬਡ ਗੁਨ _ਜਨ। 

ਭੂਪਹਿ ਕੋ ਗੁਰ ਸਭਹੁ ਕੀ ਪੂਜਾ। ਤਿਹ ਬਿਨੁ ਅਵਰੁ ਨ _ਮਾਨਹਿ_ਦੂਜਾ। ੧੮। ੨੭੧। 
ਭੁਸ਼ੰਨਾ ਪੁਯਤ ਛੰਦ 

ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ। ਕਹੂੰ ਬਿਪੂ ਬੈਠੇ ਕਰਹਿ ਬ੍ਰਹਮ ਅਰਚਾ। 


ਤਹਾ ਬਿਪ੍ਰ ਸਨੌਢ ਤੇ ਏਕ ਲਛਨ। ਕਰੈ ਬਕਲ _ਬਸਤੂੰ ਫਿਰੈ ਬਬਾਇ ਭਛਨ। ੧। ੨੭੨। 


ਕਹੂੰ ਬੇਦ ਸਿਯਾਮੰ ਸੁਰੰ ਸਾਥ ਗਾਵੈ। ਕਹੂੰ `ਜੁਜਰ ਬੇਦੰ ਪੜੇ ਮਾਨ ਪਾਵੈ। 
ਕਹੂੰ ਰਿਗੰ ਬਾਚੈ ਮਹਾ ਅਰਥ ਬੇਦੰ। ਕਹੂੰ ਬੂਹਮ ਸਿਛਾ ਕਹੂੰ ਬਿਸਨ ਭੇਦੇ। ੨। ੨੭੩। 


ਕਹੂੰ ਅਸਟ ਦੈ ਅਵਤਾਰ _ਕਥੈ _ਕਥਾਣੰ। ਦਸੰ ਚਾਰ ਚਉਦਾਹ _ਬਿਦਿਆ ਨਿਧਾਨੰ। 


ਤਹਾ ਪੰਡਤੰ ਬਿਪੂ ਪਰਮ ਪੂਬੀਨੰ। ਰਹੇ ਏਕ ਆਸੰ _ਨਿਰਾਸੰ _ਬਿਹੀਨੰ। ੩। ੨੭੪। 


ਕੋਕਸਾਰੰ ਪੜੈ ਨੀਤ ਧਰਮੰ। ਕਹੂੰ ਨ੍ਯਾਇ _ਸਾਸਤੁ ਪੜੈ ਛਤ੍ਰ _ਕਰਮੰ। 
ਬ੍ਰਹਮ ਬਿਦਿਆ ਪੜੈ ਬ੍ਯੋਮ ਬਾਨੀ। ਕਹੂੰ ਪ੍ਰੇਮ ਸਿਉ ਪਾਠਿ ਪਠਿਐ ਪਿੜਾਨੀ। ੪। ੨੭੫। 


ਵਿ 4. 


ਗਿਆਨ ਪ੍ਰਬੋਧ ੧੯੯ 


ਕਰੋੜਾਂ ਢੋਲ, ਤੂਰ ਆਦਿ ਤੇਜ਼ੀ ਨਾਲ _ਵਜਣ _ਲਗੇ (ਅਤੇ ਸੂਰਮੇ) _ਸੰਦੂਰੀਆ ਰਾਗ 
ਦੀ ਗਰਜ _ ਨੂੰ _ਸਰਾਹੁੰਦੇ _ਸਨ। _ ਬਿਜਲੀ _ਵਾਂਗ ਤਲਵਾਰਾਂ _ਚਮਕਦੀਆਂ _ਸਨ। _ਬਾਣਾਂ _ਦਾ 


ਅਪਾਰ _ਮੀਂਹ _ਵਰ੍ਹ ਰਿਹਾ _ਸੀ।੨੬੬। 


ਲਹੂ _ਚੋਂਦੇ ਘਾਇਲ (ਇੰਜ) ਘੁੰਮ ਰਹੇ ਸਨ ਮਾਨੋ ਹੋਲੀ ਦੀ ਖੇਡ _ਵਿਚ _ਮਤਵਾਲੇ 
ਹੋ ਗਏ ਹੋਣ। ਕਿਤੇ _ਕਵਚ _ ਅਤੇ _ਕਿਤੇ ਸੂਰਮੇ _ਡਿਗੇ _ਪਏ _ਸਨ। _ (ਕਿਤੇ) ਗਿਰਝਾਂ 
ਗਰਜਦੀਆਂ _ ਸਨ _ ਅਤੇ _ (ਕਿਤੇ) ਕੁੱਤੇ _ਭੌਂਕਦੇ _ਸਨ। _ ੨੬੭। 

ਉਨ੍ਹਾਂ ਦੋਹਾਂ ਭਰਾਵਾਂ ਦੀ ਫ਼ੌਜ ਭਜ _ਗਈ। (ਅਜੈ ਸਿੰਘ ਦੇ ਸਾਹਮਣੇ) ਕੋਈ ਅਮੀਰ 
ਗਰੀਬ _ਠਹਿਰ _ਨ _ਸਕਿਆ। (ਸਭ ਨੇ) ਸੁੰਦਰ ਉੜੀਸਾ _ਦੇਸ ਵਿਚ ਸ਼ਰਨ ਲਈ (ਜਿਥੋਂ 
ਦਾ) ਸ਼ੁਭ _ ਲੱਛਣਾਂ ਵਾਲਾ ਰਾਜ _ “ਤਿਲਕ” _ਸੀ। _੨੬੮। 

ਸ਼ਰਾਬ ਦੇ ਸੇਵਨ ਕਰ ਕੇ ਜਿਹੜੇ ਰਾਜੇ (ਆਪਣੇ ਕਰਤੱਵ ਪਤਿ) ਬੇਸੁਧ ਹੋ _ ਜਾਂਦੇ 
ਹਨ ਉਨ੍ਹਾਂ ਦੇ ਕੰਮ ਇਸ ਤਰ੍ਹਾਂ ਹੀ ਵਿਗੜ ਜਾਂਦੇ ਹਨ। _(ਅਜੈ ਸਿੰਘ ਨੇ ਦੋਹਾਂ ਪਾਸੋਂ _ਰਾਜ- 
ਖੇਤਰ ਖੋਹ _ਲਏ ਅਤੇ (ਆਪਣੇ ਸਿਰ ਉਤੇ) ਛਤਰ _ਝੁਲਾਇਆ। (ਫਿਰ) ਆਪ ਨੂੰ ਹੀ 
ਮਹਾਰਾਜ ਅਖਵਾਉਣ ਲਗਿਆ। ੨੬੯। 

ਹਾਰਿਆ ਹੋਇਆ _ਅਸੁਮੇਦ ਅਗੇ ਅਗੇ ਚਲਿਆ ਜਾ ਰਿਹਾ ਸੀ। (ਉਸ ਦੇ) ਪਿਛੇ 
ਅਪਾਰ ਫ਼ੌਜ ਲਗੀ _ਹੋਈ _ਸੀ। _(ਉਹ ਉਥੇ) ਚਲੇ ਗਏ ਜਿਥੇ _ਮਹਾਰਾਜ ਤਿਲਕ (ਰਾਜ 
ਕਰਦਾ _ਸੀ)। _ ਉਸੇ ਨੂੰ _ਰਾਜ-ਪਾਟ _ਸ਼ੋਭਦਾ _ਸੀ।੨੭0। 

ਉਥੇ ਇਕ _ਸਨੌਢੀ ਬ੍ਰਾਹਮਣ ਰਹਿੰਦਾ ਸੀ। (ਉਹ) ਬਹੁਤ ਵੱਡਾ ਪੰਡਿਤ ਅਤੇ ਵੱਡੇ 
ਗੁਣਾਂ ਵਾਲਾ _ਸੀ। (ਉਹ) ਰਾਜੇ ਦਾ ਗੁਰੂ ਸੀ, (ਇਸ ਲਈ) ਸਭ ਹੀ (ਉਸ ਦੀ) ਪੂਜਾ 
ਕਰਦੇ _ਸਨ। _ਉਸ ਤੋਂ ਬਿਨਾ (ਉਥੇ _ਕਿਸੇ) ਦੂਜੇ _ਦੀ ਮਾਨਤਾ ਨਹੀਂ __ਸੀ।੨੭੧। 
ਭੁਸ਼ੰਨਾ ਪੁਯਤ ਛੰਦ 

ਕਿਤੇ ਬ੍ੁਹਮ-ਬਾਣੀ (ਦਾ _ਪਾਠ _ ਹੁੰਦਾ ਸੀ ਅਤੇ ਕਿਤੇ) ਵੇਦਾਂ ਦੀ ਚਰਚਾ ਕੀਤੀ 
ਜਾ ਰਹੀ _ਸੀ। ਕਿਤੇ ਬ੍ਰਾਹਮਣ ਬੈਠੇ ਹੋਏ _ਬ੍ਰਹਮ-ਪੂਜਾ ਕਰ ਰਹੇ _ਸਨ। _(ਉਥੇ ਉਸ) _ਸਨੌਢੀ 
ਬਾਹਮਣ ਦਾ ਇਕ ਲੱਛਣ ਸੀ ਕਿ 
ਭਖਦਾ _ਸੀ। _੨੭੨। 


ਕਿਤੇ ਦਸ ਅਵਤਾਰਾਂ ਦੀ _ਕਥਾ ਹੋ ਰਹੀ ਸੀ। (ਉਹ _ਸਨੌਢੀ ਬ੍ਰਾਹਮਣ) ਦਸ ਅਤੇ 
ਚਾਰ _ਭਾਵ ਚੌਦਾਂ _ਵਿਦਿਆਵਾਂ ਦਾ ਖ਼ਜ਼ਾਨਾ _ਸੀ। (ਉਹ ਸਾਰੇ) ਇਕ ਪਰਮਾਤਮਾ _ਦੀ ਆਸ 
ਕਰਦੇ ਸਨ (ਅਤੇ ਸੰਸਾਰਿਕ _ਆਸ਼ਾਵਾਂ ਪ੍ਰਤਿ) ਨਿਰਾਸ _ਅਤੇ _ਵਾਸਨਾ-ਹੀਨ ਅਵਸਥਾ _ਵਿਚ 
ਰਹਿੰਦੇ ਸਨ।੨੭੪। 


(ਉਹ) ਕਿਤੇ _ਕੋਕਸਾਰ ਨੂੰ, _(ਕਿਤੇ) ਧਰਮ-ਨੀਤੀ ਨੂੰ ਪੜ੍ਹਦੇ `ਸਨ। _ਕਿਤੇ ਨਿਆਇ- 


ਸ਼ਾਸਤੁ _ ਨੂੰ, _(ਕਿਤੇ) _ਛਤਰੀ-ਕਰਮ _(ਯੁੱਧ-ਕਲਾ) _ ਨੂੰ ਪੜ੍ਹਦੇ _ਸਨ। _ਕਿਤੇ _ਬ੍ਰਹਮ-ਵਿਦਿਆ 


(ਵੇਦਾਂਤ-ਸ਼ਾਸਤ੍ਰ) ਨੂੰ, _ਕਿਤੇ _ਵਿਓਮ-ਵਿਦਿਆ _(ਖਗੋਲ _ਸ਼ਾਸਤ੍) ਨੂੰ ਪੜ੍ਹਦੇ _ਸਨ। ਕਿਤੇ ਪ੍ਰੇਮ 
ਨਾਲ ਚੰਡੀ (ਯੁੱਧ _ਦੀ ਦੇਵੀ) ਦੇ ਸਤੋਤ੍ਰ _ਦਾ _ਪਾਠ ਹੋ ਰਿਹਾ _ਸੀ। _੨੭੫। 


੨00 ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਾਕ੍ਰਿਤੈ ਨਾਗ _ਭਾਖਾ _ਉਚਾਰਹਿ। _ਕਹੂੰ _ਸਹਸਕ੍ਰਿਤ ਬ੍ਯੋਮ _ਬਾਨੀ ਬਿਚਾਰਹਿ। 
ਸਾਸਤ _ਸੈਗੀਤ ਮੈ ਗੀਤ ਗਾਵੈ। ਕਹੂੰ ਜਛ ਗੰਧ੍ਬ਼ _ਬਿਦਿਆ ਬਤਾਵੈ। ੫। ੨੭੬। 


ਨਿਆਇ ਮੀਮਾਸਕਾ ਤਰਕ _ਸਾਸਤੁਰੰ। ਕਹੂੰ _ਅਗਨਿ _ਬਾਣੀ ਪੜੈ ਬੂਹਮ _ਅਸਤ੍ਰੈ। 
ਬੇਦ _ਪਾਤੰਜਲੈ ਸੇਖ ਕਾਨੰ। ਪੜੈ _ਚਕੂ _ਚਵਦਾਹ _ਬਿਦਿਆ ਨਿਧਾਨੰ। ੬। ੨੭੭। 


ਭਾਖ _ਬਾਚੈ ਕਹੂੰ _ਕੋਮਦੀਅੰ। ਕਹੂੰ _ਸਿਧਕਾ _ਚੰਦੂਕਾ _ਸਾਰਸੁਤੀਯ। 
ਬ੍ਯਾਕਰਣ _ਬੈਸਿਕਾਲਾਪ ਕਥੇ। ਕਹੂੰ ਪ੍ਰਕ੍ਰਿਆ ਕਾਸਕਾ ਸਰਬ _ਮਥੇ। ੭। ੨੭੮। 


ਬੈਠ ਮਾਨੋਰਮਾ ਗੂੰਥ ਬਾਚੈ। ਕਹੂੰ ਗਾਇ ਸੰਗੀਤ ਮੈ ਗੀਤ ਨਾਚੇ। 
ਸਸਤ੍ਰ ਕੀ ਸਰਬ _ਬਿਦਿਆ ਬਿਚਾਰੈ। ਕਹੂੰ ਅਸਤ _ਬਿਦਿਆ ਬਾਚੈ ਸੋਕ ਟਾਰੈ। ੮। ੨੭੯। 


ਗਦਾ ਕੋ ਜੁਧ ਕੈ ਕੈ ਦਿਖਾਵੈ। ਕਹੂੰ ਖੜਗ _ਬਿਦਿਆ ਜੁਝੈ ਮਾਨ ਪਾਵੈ। 
ਬਾਕ _ਬਿਦਿਆਹਿ ਛੋਰੰ ਪ੍ਰਬਾਨੰ। ਕਹੂੰ _ਜਲਤੁਰੈ ਬਾਕ _ਬਿਦਿਆ _ਬਖਾਨੰ। ੯। ੨੮॥। 


ਬੈਠ ਕੇ ਗਾਰੜੀ ਗੂੰਥ ਬਾਚੈ। ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ। 
ਜਾਮਨੀ ਤੋਰਕੀ ਬੀਰ _ਬਿਦਿਆ। ਕਹੂੰ _ਪਾਰਸੀ _ਕੌਚ _ਬਿਦਿਆ ਅਭਿਦਿਆ। ੧0। ੨੮੧। 


ਸਸਤ੍ਰ ਕੀ ਘਾਉ ਬਿਦਿਆ ਬਤੈਗੋ। ਕਹੂੰ ਅਸਤੁ ਕੋ _ਪਾਤਕਾ ਪੈ ਚਲੈਗੋ। 
ਚਰਮ ਕੀ ਚਾਰ _ਬਿਦਿਆ ਬਤਾਵੈ। ਕਹੂੰ ਬ੍ਰਹਮ _ਬਿਦਿਆ ਕਰੈ _ਦਰਬ ਪਾਵੈ। _੧੧। ੨੮੨। 


ਨਿਤ ਬਿਦਿਆ ਕਹੂੰ ਨਾਦ ਭੇਦੇ। ਕਹੂੰ ਪਰਮ _ਪੌਰਾਨ ਕਥੈ ਕਤੇਬੈ। 
ਅਛਰ _ਬਿਦਿਆ ਸਭੈ ਦੇਸ ਬਾਨੀ। ਸਭੈ ਦੇਸ ਪੂਜਾ ਸਮਸਤੋ _ਪ੍ਰਧਾਨੀ। ੧੨। ੨੮੩। 


ਗਿਆਨ ਪ੍ਰਬੋਧ ੨00 


ਕਿਤੇ ਪ੍ਰਾਕ੍ਰਿਤ-ਭਾਸ਼ਾ _(ਅਤੇ ਕਿਤੇ) _ਨਾਗ-ਭਾਸ਼ਾ _ਦਾ _ਉਚਾਰ _ਹੋ__ਰਿਹਾ _ਸੀ। ਕਿਤੇ 
ਸੰਸਕ੍ਰਿਤ ਅਤੇ _ਵਿਓਮ-ਵਿਦਿਆ _(ਖਗੋਲ ਅਥਵਾ ਜੋਤਿਸ਼ ਸ਼ਾਸਤ੍) ਦਾ ਵਿਚਾਰ ਹੋ ਰਿਹਾ 
ਸੀ। ਕਿਤੇ ਸੰਗੀਤ ਸ਼ਾਸਤਰ _ਅਨੁਸਾਰ ਗੀਤ ਗਾਏ _ਜਾ ਰਹੇ _ਸਨ। ਕਿਤੇ _ਯਕਸ਼ _ਅਤੇ 
ਗੰਧਰਬ ਵਿਦਿਆ ਦਾ ਭੇਦ ਦਸ ਰਹੇ ਸਨ।੨੭੬। 


ਕਿਤੇ _ਨਿਆਇ, _ਮੀਸਾਂਸਾ _ਅਤੇ _ਤਰਕ _ ਸ਼ਾਸਤਰ _ਅਤੇ _ਕਿਤੇ _ਅਗਨੀ-ਬਾਣ _(ਅਤੇ 
ਕਿਤੇ) _ਬੂਹਮ-ਅਸਤੁ _ ਆਦਿ ਪੜ੍ਹੇ ਜਾ ਰਹੇ _ਸਨ। _ ਕਿਤੇ _ਪਾਤੰਜਲ _ਵੇਦ _(ਯੋਗ-ਸ਼ਾਸਤ੍) 
(ਅਤੇ _ਕਿਤੇ _ਕਣਾਦ ਮੁਨੀ _ਦਾ ਰਚਿਆ) ਵੈਸ਼ੇਸ਼ਿਕ-ਸ਼ਾਸਤ੍ੂ _ਅਤੇ (ਕਿਤੇ) ਚੌਦਾਂ ਵਿਦਿਆਵਾਂ 
ਦੇ ਖੁਜ਼ਾਨੇ ਰੂਪ _ਚੌਂਕਰ _ਵਿਦਿਆ _(ਹਸਤ-ਰੇਖਾ) ਨੂੰ _ਪੜਿਆ ਜਾ ਰਿਹਾ _ਸੀ।੨੭੭। 


ਕਿਤੇ _(ਪਾਤੰਜਲੀ ਮਹਾ) ਭਾਸ਼ ਨੂੰ ਅਤੇ _ਕਿਤੇ _(ਪਾਣਿਨੀ ਦੀ ਸਿੱਧਾਂਤ) ਕੌਮਦੀ ਨੂੰ 
ਵਾਚਦੇ _ਸਨ। _ਕਿਤੇ _ਸਿੱਧਾਂਤ, _ਚੰਦੂਕਾ ਅਤੇ _ਸਾਰਸੁ (ਨੂੰ ਪੜ੍ਹਦੇ _ਸਨ)। _ਕਿਤੇ ਵਿਆਕਰਣ 
ਅਤੇ _ਵੈਸ਼ੇਸ਼ਿਕ _('ਬੈਸਿਕਾਲਾਪ) ਦਾ _ਕਥਨ (ਹੋ ਰਿਹਾ ਸੀ)। ਕਿਤੇ ਪ੍ਰਕਰਣ (ਪ੍ਰਕ੍ਰਿਆ), 
ਕਾਸ਼ਿਕਾ (ਵਿਆਕਰਣ ਗ੍ਰੰਥ) _ਆਦਿ _ਸਭ _ਦਾ ਮੰਥਨ ਹੋ ਰਿਹਾ _ਸੀ। _੨੭੮। 


ਕਿਤੇ (ਕੋਈ) ਬੈਠ ਕੇ _'ਮਨੋਰਮਾ” ਗ੍ਰੰਥ _ਦਾ _ਪਾਠ ਕਰ ਰਿਹਾ _ਸੀ। ਕਿਤੇ ਕੋਈ 
ਰਾਗ _ਵਿਚ ਗੀਤ ਗਾ ਕੇ _ਨਚ ਰਿਹਾ _ਸੀ। ਕਿਤੇ (ਕੋਈ) ਸਾਰੇ ਸ਼ਾਸਤੁ _ਦੀ ਵਿਦਿਆ 
ਨੂੰ ਵਿਚਾਰਾਦਾ _ਸੀ। ਕਿਤੇ (ਕੋਈ) ਅਸਤ੍ਰ-ਵਿਦਿਆ ਨੂੰ ਪੜ੍ਹ ਕੇ ਭੈ ਨੂੰ ਦੂਰ ਕਰ ਰਿਹਾ 


ਸੀ।੨੭੯। 


ਕਿਤੇ (ਕੋਈ) _ਗਦਾ ਯੁੱਧ _ਕਰ _ਕਰ ਕੇ ਵਿਖਾਉਂਦੇ ਸਨ। _ਕਿਤੇ (ਕੋਈ) ਖੜਗ 
ਦੀ ਵਿਦਿਆ ਵਿਚ ਜੂਝਣ ਦਾ ਮਾਣ ਪ੍ਰਾਪਤ _ਕਰ _ਰਹੇ _ਸਨ। _ਕਿਤੇ (ਕੋਈ) ਵਾਕ-ਵਿਦਿਆ 
(ਅਲੰਕਾਰ-ਸ਼ਾਸਤ੍ਰ) ਬਾਰੇ ਪ੍ਰਮਾਣ ਦੇ ਰਹੇ ਸਨ ਅਤੇ ਕਿਤੇ ਜਲ ਵਿਚ ਤਰਨ ਦੀ ਕਲਾ 
ਅਤੇ _ਵਾਕ-ਵਿਦਿਆ ਦਾ _ਵਿਖਿਆਨ ਹੋ ਰਿਹਾ _ਸੀ।੨੮0। 


ਕਿਤੇ (ਕੋਈ) ਬੈਠ ਕੇ ਗਾਰੂੜੀ ਵਿਦਿਆ ਦਾ ਗ੍ਰੰਥ ਪੜ੍ਹ ਰਿਹਾ _ਸੀ। ਕਿਤੇ (ਕੋਈ) 
(ਸ਼ਿਵ ਦੀ ਰਚੀ) ਸ਼ਾਵਰ _ਮੌਤਰ ਵਿਦਿਆ, (ਅਤੇ ਕਿਤੇ ਕੋਈ) _ਨਟਾਂ ਦੀ ਭਾਸ਼ਾ ਵਿਚ 
ਰੁਝਿਆ ਹੋਇਆ _ਸੀ। ਕਿਤੇ (ਕੋਈ) _ ਯੂਨਾਨੀ, _ਤੋਰਕੀ _ਅਤੇ _ ਵੀਰ-ਵਿਦਿਆ _(ਕਾਲੀ- 
ਵਿਦਿਆ) (ਪੜ੍ਹ ਰਿਹਾ ਸੀ)। ਕਿਤੇ (ਕੋਈ) ਫ਼ਾਰਸੀ (ਪੜ੍ਹਦਾ ਸੀ ਅਤੇ ਕਿਤੇ ਕੋਈ) ਕਵਚ 
(ਵਿਦਿਆ ਰਾਹੀਂ) ਨ ਵਿੰਨ੍ਹੋੇ ਜਾ _ਸਕਣ _(ਦਾ _ਢੰਗ _ਸਿਖ _ਰਿਹਾ _ਸੀ)।੨੮੧। 


ਕਿਤੇ (ਕੋਈ) ਸ਼ਸਤ੍ਰਾਂ ਦੇ _ਘਾਉ (ਭਰਨ) ਦੀ ਵਿਦਿਆ ਦਸ ਰਿਹਾ ਸੀ। ਕਿਤੇ 
(ਕੋਈ) _ਅਸਤੁ _ਨੂੰ _ਡਿਗਾਉਣ _(ਪਾਤਕਾ) (ਦੀ _ਵਾਰਤਾ) _ਚਲਾ ਰਿਹਾ _ਸੀ। ਕਿਤੇ (ਕੋਈ) 


ਢਾਲ _ਦੀ ਸੁੰਦਰ ਵਿਦਿਆ ਦਸ ਰਿਹਾ ਸੀ। ਕਿਤੇ (ਕੋਈ) ਬ੍ਰਹਮ-ਵਿਦਿਆ ਦਾ 
(ਵਿਖਿਆਨ) ਕਰ ਕੇ _ਧਨ ਪ੍ਰਾਪਤ _ਕਰ ਰਿਹਾ _ਸੀ।੨੮੨। 


ਕਿਤੇ _ਨਾਚ-ਵਿਦਿਆ ਅਤੇ ਕਿਤੇ ਨਾਦ ਦੇ ਭੇਦ (ਦਸੇ ਜਾ ਰਹੇ ਸਨ)। ਕਿਤੇ 
ਪਵਿਤਰ ਪੁਰਾਣਾਂ ਦੀ (ਅਤੇ ਕਿਤੇ) _ਕਤੇਬਾਂ ਦੀ ਕਥਾ _ਹੋ ਰਹੀ ਸੀ। (ਕਿਤੇ) ਸਾਰੀ ਅੱਖਰ- 
ਵਿਦਿਆ ਅਤੇ ਕਿਤੇ (ਵਖ-ਵਖ) ਦੇਸ਼ਾਂ ਦੀ ਭਾਸ਼ਾ (ਸਿਖਾਈ ਜਾ ਰਹੀ ਸੀ)। ਸਾਰਿਆਂ ਦੇਸ਼ਾਂ 
ਦੀਆਂ ਪੂਜਾ (ਵਿਧੀਆਂ ਨੂੰ) ਸਭ (ਪ੍ਰਕਾਰ ਦੀਆਂ _ਵਿਦਿਆਵਾਂ ਤੋਂ) ਪ੍ਰਧਾਨਤਾ ਦਿੱਤੀ ਜਾ 
ਰਹੀ ਸੀ। ੨੮੩। 


੨0੧ ਸ੍ਰੀ _ਦਸਮ-ਗ੍ੰਥ _ਸਾਹਿਬ 


ਕਹੈ _ਸਿੰਘਨੀ ਦੂਧ _ਬਛੇ ਚੁੰਘਾਵੈ। ਕਹੂੰ ਸਿੰਘ ਲੈ ਸੰਗ ਗਊਆ ਚਰਾਵੈ। 
ਫਿਰੈ ਸਰਪ ਨ੍ਰਿਕੂਧ ਤੌਨਿ _ਸਥਲਾਨੰ। ਕਹੂੰ _ਸਾਸਤ੍ਰੀ ਸਤ _ਕਥੈ _ਕਥਾਨੰ। ੧੩। ੨੮੪। 


ਤਥਾ ਸਤ੍ਰ ਮਿਤ੍ਰ ਤਥਾ ਮਿਤ੍ਰ ਸਤ੍ਰੰ। ਜਥਾ ਏਕ ਛਤ੍ਰੀ ਤਥਾ ਪਰਮ ਛਤ੍ਹ। 
ਤਹਾ ਗਯੋ _ਅਜੈ ਸਿੰਘ ਸੂਰਾ ਸੁਕੂਧੈ। ਹਨਿਯੋ _ਅਸਮੇਧੈ ਕਰਿਓ ਪਰਮ ਜੁਧੈ। ੧੪। ੨੮੫। 


ਰਜੀਆ ਪੁਤ੍ਰ ਦਿਖਿਯੋ ਡਰੇ ਦੋਇ ਭ੍ਰਾਤੈ। ਗਹੀ ਸਰਣ ਬਿਪੂੰ ਬੁਲਿਯੋ ਏਵ _ਬਾਤੰ। 
ਗੁਵਾ" ਹੇਮ _ਸਰਬੰ ਮਿਲੇ ਪ੍ਰਾਨ ਦਾਨੰ। ਸਰਨੰ _ਸਰਨੰ _ਸਰਨੰ ਗੁਰਾਨੰ। ੧੫। ੨੮੬। 


ਜ਼ੱਪਣ/ 
ਤਬ ਭੂਪਤ ਤਹ ਦੂਤ ਪਠਾਏ। ਤ੍ਰਿਪਤ ਸਕਲ _ਦਿਜ ਕੀਏ _ਰਿਝਾਏ। 
ਅਸਮੇਧ ਅਰੁ _ਅਸੁਮੇਦ ਹਾਰਾ। ਭਾਜ ਪਰੇ ਘਰ ਤਾਕ _ਤਿਹਾਰਾ। ੧। ੨੮੭। 


ਕੈ ਦਿਜ ਬਾਧ ਦੇਹੁ ਦੁਐਂ” ਮੋਹੂ। _ਨਾਤਰ _ਧਰੋ _ਦੁਜਨਵਾ ਤੋਹੂ। 
ਕਰਿਓ ਨ ਪੂਜਾ ਦੇਉ ਨ ਦਾਨਾ। ਤੋਕੋ ਦੁਖ ਦੇਵੋ ਦਿਜ ਨਾਨਾ। ੨। ੨੮੮। 


ਕਹਾ ਮ੍ਰਿਤਕ ਦੁਇ ਕੰਠ ਲਗਾਏ। ਦੇਹੁ ਹਮੈ ਤੁਮ ਕਹਾ ਲਜਾਏ। 
ਜਉ ਦੁਐ ਏ ਤੁਮ ਦੇਹੁ ਨ ਮੋਹੂ। ਤਉ ਹਮ ਸਿਖ ਨ ਹੋਇ ਹੈ ਤੋਹੂ। ੩। ੨੮੯। 


ਤਬ _ਦਿਜ ਪ੍ਰਾਤ ਕੀਓ ਇਸਨਾਨਾ। ਦੇਵ ਪਿਤ _ਤੋਖੇ ਬਿਧ _ਨਾਨਾ। 
ਚੰਦਨ ਕੁੰਕਮ ਖੋਰ ਲਗਾਏ। ਚਲ ਕਰ ਰਾਜ” ਸਭਾ ਮੈ ਆਏ। ੪। ੨੯0। 


/ਏਜ਼ਂ ਲਾਲਾ 
ਹਮਰੀ ਵੈ ਨ ਪਰੈ ਦੁਐ ਡੀਠਾ। ਹਮਰੀ ਆਇ ਪਰੈ ਨਹੀ ਪੀਠਾ। 
ਝੂਠ _ਕਹਿਯੋ ਜਿਨ ਤੋਹਿ ਸੁਨਾਈ। ਮਹਾਰਾਜ _ਰਾਜਨ ਕੇ _ਰਾਈ। _੧। ੨੯੧। 


ਮਹਾਰਾਜ ਰਾਜਨ ਕੇ _ਰਾਜਾ। ਨਾਇਕ _ਅਖਲ _ਧਰਣ ਸਿਰ _ਤਾਜਾ। 
ਹਮ ਬੈਠੇ ਤੁਮ ਦੇਹੁ ਅਸੀਸਾ। ਤੁਮ ਰਾਜਾ ਰਾਜਨ ਕੇ ਈਸਾ। ੨। ੨੯੨। 


੧. 'ਗੁਣਾ” ੨. 'ਦ੍ੈ' ੩. 'ਰਾਜਾ” 


ਗਿਆਨ ਪ੍ਰਬੋਧ ੨0੧ 
ਕਿਤੇ ਸ਼ੇਰਨੀ (ਗਾਂ ਦੇ) ਵੱਛੇ ਨੂੰ ਦੁੱਧ ਚੁੰਘਾ ਰਹੀ _ਸੀ। ਕਿਤੇ ਸ਼ੇਰ ਗਊਆਂ ਨੂੰ 
ਨਾਲ ਲੈ ਕੇ ਚਰਾ ਰਿਹਾ ਸੀ। ਉਸ ਸਥਾਨ ਤੇ ਸੌਂਪ ਵੀ ਕ੍ਰੋਧ ਤੋਂ ਬਿਨਾ ਫਿਰ ਰਹੇ _ਸਨ। 


ਕਿਤੇ _ਸ਼ਸਤ੍ਰਧਾਰੀ (ਵੈਰੀ ਦੇ ਯਸ਼ _ਦੀ) ਕਥਾ _ਦਸ ਰਿਹਾ ਸੀ।੨੮੪। 


ਜਿਹਾ ਵੈਰੀ ਹੈ, _ਤਿਹਾ ਮਿਤਰ ਹੈ; ਜਿਹਾ ਮਿਤਰ ਹੈ, ਤੇਹਾ ਵੈਰੀ ਹੈ। ਜਿਹਾ ਇਕ 
ਸਾਧਾਰਣ _ਛਤਰੀ ਹੈ, _ਤਿਹਾ ਪਰਮ _ਪੁਤਾਪ _ਵਾਲਾ _ਛਤਰੀ _ਹੈ। _(ਵੈਰ ਅਤੇ _ਭੇਦ _ਭਾਵ 
ਤੋਂ ਮੁਕਤ) _ਉਸ _ਸਥਾਨ _ਉਤੇ ਕ੍ਰੋਧਵਾਨ ਸੂਰਮਾ ਅਜੈ ਸਿੰਘ ਵੀ ਪਹੁੰਚ ਗਿਆ ਜਿਸ ਨੇ 
ਵੱਡਾ ਯੁੱਧ _ਕਰ _ਕੇ _ਅਸੁਮੇਧ ਨੂੰ _ਮਾਰਨਾ _ਚਾਹਿਆ _ਸੀ।੨੮੫। 


ਰਜੀਆ (ਦਾਸੀ) ਦੇ ਪੁੱਤਰ (ਅਜੈ ਸਿੰਘ) ਨੂੰ ਵੇਖ _ਕੇ ਦੋਵੇਂ (ਰਾਜਕੁਮਾਰ) _ਭਰਾ 
ਡਰ _ਗਏ। (ਉਨ੍ਹਾਂ ਨੇ _ਸਨੌਢੀਏ) ਬ੍ਰਾਹਮਣ ਦੀ ਸ਼ਰਨ ਲੈ ਕੇ ਇਸ ਤਰ੍ਹਾਂ ਗੌਲ ਕਰਨ ਲਗੇ 
ਕਿ ਜੇ (ਸਾਨੂੰ) ਪ੍ਰਾਣ-ਦਾਨ ਮਿਲ ਜਾਏ ਤਾਂ ਗਊ ਅਤੇ ਸੋਨਾ ਆਦਿ ਸਾਰਿਆਂ (ਦਾਨਾਂ ਦਾ 
ਪੁੰਨ ਪ੍ਰਾਪਤ _ਹੋਂਵੇਗਾ)। _ਹੇ ਗੁਰਦੇਵ _! (ਅਸੀਂ ਤੇਰੀ) ਸ਼ਰਨ _ ਹਾਂ, ਸ਼ਰਨ ਹਾਂ, ਸ਼ਰਨ 
ਹਾਂ।੨੮੬। 


ਚੱਪਲਾਂ 

ਤਦੋਂ ਰਾਜੇ _(ਅਜੈ _ਸਿੰਘ) ਨੇ ਉਥੇ ਦੂਤ ਭੇਜ _ਦਿੱਤੇ। _(ਸਨੌਢੀਏ) ਬ੍ਰਾਹਮਣ ਨੇ 
ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾ _ਕੇ ਤ੍ਰਿਪਤ _ਕੀਤਾ। _(ਇਸ ਪਿਛੋਂ ਉਨ੍ਹਾਂ _ਦੂਤਾਂ ਨੇ ਬੇਨਤੀ 
ਕੀਤੀ ਕਿ) ਅਸੁਮੇਧ ਅਤੇ ਅਸੁਮੇਦ ਹਾਰ ਖਾ ਕੇ ਭਜੇ ਹੋਏ ਤੁਹਾਡੇ ਘਰ ਆਏ _ਹਨ।੨੮੭। 


ਜਾਂ ਤਾਂ ਪੰਡਿਤ ਜੀ ! ਦੋਵੇਂ ਬੰਨ੍ਹ ਕੇ ਸਾਨੂੰ ਦੇ ਦਿਓ, ਨਹੀਂ ਤਾਂ ਤੁਹਾਨੂੰ ਵੀ ਉਨ੍ਹਾਂ 
ਦੋਹਾਂ _ਨਾਲ _ਮਿਲਾ ਦੇਵਾਂਗੇ (ਮਾਰ _ਦੇਵਾਂਗੇ)। (ਫਿਰ) ਨ ਆਪ ਨੂੰ ਦਾਨ ਦਿੱਤਾ ਜਾਵੇਗਾ 
ਅਤੇ _ਨ ਹੀ ਪੂਜਾ ਕੀਤੀ _ਜਾਵੇਗੀ। _(ਸਗੋਂ) _ ਤੁਹਾਨੂੰ _ਕਈ ਪ੍ਰਕਾਰ _ਦੇ ਦੁਖ _ਦਿੱਤੇ 
ਜਾਣਗੰ।੨੮੮। 

ਕੀ ਦੋਵੇਂ ਮੁਰਦੇ (ਤੁਸੀਂ) ਗੱਲ ਨਾਲ ਲਾ 
ਕੀ ਸੰਕੋਚ ਹੈ। ਜੇ ਇਹ ਦੋਵੇਂ ਸਾਨੂੰ ਨਹੀਂ ਦੇਓਗੇ 
ਹੌਵਾਂਗੇ।੨੮੯। 

(ਪੰਡਿਤ ਸਵੇਰੇ ਜਵਾਬ ਦੇਣ ਲਈ ਆਗਿਆ ਲੈ ਕੇ ਘਰ 
ਸਵੇਰੇ ਬ੍ਰਾਹਮਣ ਨੇ ਇਸ਼ਨਾਨ _ਕੀਤਾ। ਦੇਵਤਿਆਂ ਅਤੇ _ਪਿਤਰਾਂ ਨੂੰ ਕਈ ਤਰ੍ਹਾਂ ਨਾਲ ਪ੍ਰਸੰਨ 
ਕੀਤਾ। (ਫਿਰ _ਮੌਥੇ `ਤੇ) ਚੰਦਨ ਅਤੇ _ਕੇਸਰ ਦੇ ਟਿਕੇ ਲਗਾਏ ਅਤੇ 
ਵਿਚ ਆ ਗਿਆ।।੨੯0। 
ਲਝਾਹਮਣ ਨੇ /ਨਹਾ -- 

ਉਹ ਦੋਵੇਂ ਮੇਰੀ ਨਜ਼ਰ ਵਿਚ ਨਹੀਂ ਪਏ, ਨ 
ਹਨ। ਜਿਸ ਨੇ ਤੁਹਾਨੂੰ (ਇਹ ਗੱਲ) ਦਸੀ ਹੈ, _ਉਸ 
ਤੁਸੀਂ ਰਾਜਿਆਂ ਦੇ ਰਾਜੇ _ਹੋ।੨੯੧। 

ਹੇ ਮਹਾਰਾਜ _! ਰਾਜਿਆਂ ਦੇ ਰਾਜੇ _! (ਤੁਸੀਂ) 
ਸਾਰਿਆਂ ਦੇ ਸੁਆਮੀ ਹੋ। ਅਸੀਂ (ਇਥੇ) ਬੈਠੇ ਤੁਹਾਨੂੰ ਅਸੀਸਾਂ 
ਰਾਜਿਆਂ ਦੇ ਸੁਆਮੀ ਰਾਜੇ _ (ਬਣੇ _ਰਹੋ)।੨੯੨। 


ਲਏ _ਹਨ। 
ਤਾਂ 


ਰੀ_ਮੇਰੀ 
ਨੇ ਝੂਠ 
ਸਿਰ 


੨0੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਰਾਜਾ ਭਾ 


ਭਲਾ ਚਹੋ ਆਪਨ ਜੋ _ਸਬਹੀ। ਵੈ ਦੁਇ ਬਾਧ ਦੇਹੁ ਮੁਹਿ ਅਬਹੀ। 
ਸਬਹੀ ਕਰੋ ਅਗਨ ਕਾ_ਭੂਜਾ। ਤੁਮਰੀ ਕਰਉ ਪਿਤਾ ਜਿਉਂ ਪੂਜਾ। ੩। ੨੯੩॥। 


ਜੋ ਨ ਪਰੈ ਵੈ ਭਾਜ ਤਿਹਾਰੇ। ਕਹੇ ਲਗੋ ਤੁਮ ਆਜ ਹਮਾਰੇ। 
ਹਮ ਤੁਮ ਕੋ ਬ੍ਰਿੰਜਨਾਦ ਬਨਾਵੈ। ਹਮ ਤੁਮ ਵੈ ਤੀਨੋ ਮਿਲ ਖਾਵੈ। ੪। ੨੯੪। 


ਦਿਜ ਸੁਨ ਬਾਤ ਚਲੇ ਸਭ _ਧਾਮਾ। ਪੂਛੇ ਭ੍ਰਾਤ ਸੁਪੂਤ _ਪਿਤਾਮਾ। 
ਬਾਧ ਦੇਹੁ ਤਉ ਛੂਟੇ ਧਰਮਾ। ਭੋਜ ਭੁਜੇ ਤਉ ਛੂਟੇ ਕਰਮਾ। ੫। ੨੯੫। 


ਯਹਿ ਰਜੀਆ ਕਾ ਪੁਤ ਮਹਾਬਲ। _ਜਿਨ ਜੀਤੇ ਛਤ੍ਰੀ ਗਨ _ਦਲਮਲ। 
ਛਤ੍ਰਾਪਨ ਆਪਨ _ਬਲ _ਲੀਨਾ। ਇਨ ਕੋ ਕਾਢਿ ਧਰਨ ਤੇ ਦੀਨਾ। ੬। ੨੯੬। 


ਤੌਟਕਾ ਛੰਦ 
ਇਮ ਬਾਤ ਜਬੈ ਨ੍ਰਿਪ ਤੇ ਸੁਨਿਯੋ। ਗੂਹ ਬੈਠ ਸਬੈ ਦਿਜ ਮੌਤ _ਕੀਯੋ। 
ਅਜ ਸੈਨ ਅਜੈ ਭਟ ਦਾਸ ਸੁਤੋ। ਅਤ ਦੁਹਕਰ _ਕੁਤਸਿਤ ਕੂਰ ਮਤੰ।੭। ੨੯੭। 


ਮਿਲ ਖਾਇ ਤਉ ਖੋਵੈ ਜਨਮ ਜਗੇ। ਨਹਿ ਖਾਤ ਤੁ ਜਾਤ ਹੈ ਕਾਲ ਮਗੀ। 
ਮਿਲ ਮਿਤੁ ਸੁ ਕੀਜੈ ਕਉਨ ਮਤੇ। ਜਿਹ ਭਾਤ ਰਹੇ ਜਗ ਆਜ ਪਤੋ। ੮। ੨੯੮। 


ਸੁਨ ਰਾਜਨ ਰਾਜ ਮਹਾਨ _ਮਤੋ। ਅਨਭੀਤ ਅਜੀਤ _ਸਮਸਤ _ਛਿਤੰ। 
ਅਨਗਾਹ ਅਥਾਹ ਅਨੰਤ _ਦਲੈ। _ਅਨਭੰਗ _ਅਗੰਜ ਮਹਾ _ਪ੍ਰਬਲੈ। ੯। ੨੯੯। 


ਇਹ ਠਉਰ ਨ ਛਤ੍ਰੀ ਏਕ ਨਰੈ। ਸੁਨ ਸਾਚੁ ਮਹਾ ਨ੍ਰਿਪਰਾਜ ਬਰੈ। 
ਕਹਿਕੈ ਦਿਜ ਸਉ ਉਠਿ ਜਾਤ ਭਏ। ਵੇਹ ਆਨਿ ਜਸੂਸ ਬਤਾਇ ਦਏ। ੧0। ੩00। 


ਤਹਾ ਸਿੰਘ ਅਜੈ ਮਨਿ ਰੋਸ ਬਢੀ। ਕਰਿ ਕੋਪ ਚਮੂੰ ਚਤੁਰੰਗ ਚਢੀ। 
ਤਹ ਜਾਇ ਪਰੀ ਜਹ ਖਤ੍ਰ _ਬਰੈ। ਬਹੁ ਕੂਦਿ ਪਰੇ ਦਿਜ ਸਾਮ ਘਰੈ। ੧੧। ੩0੧। 


ਗਿਆਨ ਪ੍ਰਬੋਧ ੨0੨ 


ਨਾਲੇ ਨੰ /ਨੈਹਾ -- 
(ਜੇ ਤੁਸੀਂ) ਸਾਰੇ ਆਪਣਾ ਭਲਾ ਚਾਹੁੰਦੇ ਹੋ ਤਾਂ ਉਨ੍ਹਾਂ ਦੋਹਾਂ ਨੂੰ ਬੰਨ੍ਹ ਕੇ ਮੈਨੂੰ ਦੇ 


= ਹ = 


ਦਿਓ। (ਮੈਂ ਉਨ੍ਹਾਂ) ਸਾਰਿਆਂ ਨੂੰ ਅਗਨੀ _ਦਾ _ਭੋਜਨ _ਬਣਾਵਾਂਗਾ ਅਤੇ ਤੁਹਾਡੀ ਪਿਤਾ ਸਮਾਨ 
ਪੂਜਾ _ਕਰਾਂਗਾ।੨੯੩। 
ਜੇ (ਉਹ) ਭਜ ਕੇ ਤੁਹਾਡੇ ਘਰ ਨਹੀਂ ਲੁਕੇ, ਤਦ ਤੁਸੀਂ ਅਜ ਮੇਰਾ ਕਿਹਾ ਮੰਨੇ। 


ਅਸੀਂ ਤੁਹਾਡੇ ਲਈ ਭੋਜਨ _(ਬਿੰਜਨ) ਆਦਿ _ਬਠਵਾਉਂਦੇ ਹਾਂ। ਅਸੀਂ, ਤੁਸੀਂ ਤੇ ਉਹ ਤਿੰਨੋ 
ਮਿਲ ਕੇ ਖਾਵਾਂਗੇ।੨੯੪। 

ਸਾਰੇ ਬ੍ਰਾਹਮਣ ਇਹ _ਗੌਲ ਸੁਣ ਕੇ ਘਰਾਂ ਨੂੰ ਚਲੇ ਗਏ (ਇਹ ਕਹਿ ਕੇ ਅਸੀਂ 
ਸਲਾਹ _ਕਰ _ਕੇ ਉਤਰ _ਦਿਆੰਗੇ)। (ਉਨ੍ਹਾਂ ਨੇ) _ਭਰਾਵਾਂ, ਪੁੱਤਰਾਂ _ਅਤੇ _ਪਿਉ-ਦਾਦਿਆਂ ਨੂੰ 
(ਇਕੱਠਾ ਕਰਕੇ) ਪੁਛਿਆ ਕਿ (ਜੇ ਅਸੀਂ ਉਨ੍ਹਾਂ ਨੂੰ) ਬੰਨ੍ਹ ਕੇ ਦੇ ਦੇਈਏ ਤਾਂ ਧਰਮ ਨਸ਼ਟ 
ਹੁੰਦਾ ਹੈ ਅਤੇ ਜੇ ਭੋਜਨ ਕਰ ਲਈਏ ਤਾਂ ਕਰਮਾਂ ਦਾ ਨਾਸ਼ ਹੋ ਜਾਏਗਾ।੨੯੫। 

ਇਹ _ਰਜੀਆ (ਦਾਸੀ) ਦਾ ਪੁੱਤਰ ਬਹੁਤ ਬਲਵਾਨ _ਹੈ ਜਿਸ _ਨੇ _ ਛਤਰੀਆਂ ਦੇ 
ਸਮੂਹਾਂ ਨੂੰ ਜਿਤ ਕੇ ਮਸਲ ਦਿੱਤਾ ਹੈ। ਆਪਣੇ _ਬਲ ਨਾਲ ਇਸ ਨੇ _ਰਾਜ-ਸੱਤਾ _(ਛਤ੍ਰਾਪਨ) 


ਪ੍ਰਾਪਤ _ਕੀਤੀ ਹੈ ਅਤੇ ਇਨ੍ਹਾਂ ਨੂੰ (ਰਾਜ _ਦੀ) ਧਰਤੀ _(ਦੀ _ਸੀਮਾ) _ਤੋਂ _ਕਢ ਦਿੱਤਾ 
ਹੰ।੨੯੬। 
ਤੱਟਕਾ ਛੰਟਾ 

ਜਦੋਂ ਇਹ ਗੱਲ (ਬ੍ਰਾਹਮਣਾਂ ਨੇ) ਰਾਜੇ ਤੋਂ ਸੁਣੀ, (ਤਦ) ਘਰ ਬੈਠ ਕੇ ਸਾਰੇ 
ਬ੍ਰਾਹਮਣਾਂ ਨੇ ਸਲਾਹ ਕੀਤੀ ਕਿ ਦਾਸੀ ਦਾ ਪੁੱਤਰ ਅਜੈ _ਸਿੰਘ _ਅਜਿਤ _ਸ਼ੂਰਵੀਰ ਹੈ ਅਤੇ 
ਬਹੁਤ _ ਕਠੋਰ, _ਭੈੜੇ _ਵਿਵਹਾਰ _ਵਾਲਾ _ਅਤੇ _ਮਾੜੀ _ ਬੁੱਧੀ _ਵਾਲ _ਹੈ।੨੯੭। 

(ਜੇ ਉਸ ਨਾਲ) ਮਿਲ ਕੇ (ਭੋਜਨ) ਖਾਈਏ ਤਾਂ ਜਗਤ _ਵਿਚ ਜਨਮ ਭੁਸ਼ਟ ਹੁੰਦਾ 
ਹੈ। (ਜੇ) ਨ ਖਾਈਏ ਤਾਂ ਕਾਲ ਦੇ ਰਾਹ ਉਤੇ ਜਾਣਾ ਪੈਂਦਾ ਹੈ। (ਇਸ ਲਈ) ਹੇ ਮਿਤਰੋ! 
ਮਿਲ ਕੇ ਕੋਈ ਸਲਾਹ _ਕਰੋਂ ਜਿਸ _ਨਾਲ ਅਜ ਜਗਤ _ਵਿਚ ਇਜ਼ਤ _ਰਹਿ _ਜਾਏ।੨੯੮। 

(ਸਲਾਹ _ਕਰਨ _ਉਪਰੰਤ ਬ੍ਰਾਹਮਣਾਂ ਨੇ ਰਾਜੇ ਨੂੰ _ਕਿਹਾ-) ਹੇ ਰਾਜਿਆਂ ਦੇ ਰਾਜੇ, 
ਮਹਾਨ _ਮਤ ਵਾਲੇ! ਸੁਣੋ, _ਸਾਰੀ ਧਰਤੀ (ਛਿਤੰ) (ਉਤੇ ਇਕ ਤੁਸੀਂ ਹੀ) ਡਰ ਤੋਂ ਬਿਨਾ 
ਅਤੇ _ਅਜਿਤ ਹੋ। ਨ ਗਾਹੇ ਜਾ ਸਕਣ ਵਾਲੇ, ਥਾਹ ਤੋਂ ਬਿਨਾ, ਅਨੰਤ ਦਲ ਵਾਲੇ, ਨ 
ਟੁੱਟਣ ਵਾਲੇ, _ਨ ਖ਼ਤਮ _ਹੋਣ ਵਾਲੇ, _ਮਹਾਨ _ਅਤੇ ਪ੍ਰਬਲ _ਹੋ।੨੯੯। 

ਇਸ ਸਥਾਨ ਤੇ ਇਕ _ਵੀ ਛਤਰੀ ਮਨੁੱਖ _ਨਹੀਂ _ਹੈ। _ਹੇ ਮਹਾ _ਬਲਵਾਨ _ਰਾਜਨ! 
ਸੁਣੌ, ਇਹ ਸੱਚੀ ਗੌਲ ਹੈ। ਇਹ ਕਹਿ ਕੇ ਬ੍ਰਾਹਮਣ ਉਠ ਕੇ ਚਲੇ _ਗਏ। ਉਧਰ _ਜਸੂਸ 
ਨੇ ਆ ਕੇ ਦਸ ਦਿੱਤਾ ( ਕਿ ਅਸੁਮੇਧ ਤੇ ਅਸੁਮੇਦ ਅੰਦਰ ਹੀ __ਹਨ)।੩00। 

ਤਦੋਂ ਅਜੈ ਸਿੰਘ ਦੇ ਮਨ ਵਿਚ ਗੁੱਸਾ ਵਧ _ਗਿਆ। ਕ੍ਰੋਧਵਵਾਨ ਹੋਕੇ ਚੌਹਾਂ ਤਰ੍ਹਾਂ 
ਦੀ ਫ਼ੌਜ ਚੜ੍ਹਾ ਦਿੱਤੀ। (ਉਹ) ਉਥੇ ਜਾ ਪਈ ਜਿਥੇ _ਸ੍ਰੇਸ਼ਨ ਛਤਰੀ (ਰਾਜ ਕੁਮਾਰ) (ਲੁਕੇ 
ਹੋਏ _ਸਨ)। ਉਹ (ਦੋਵੇਂ ਰਾਜਾ ਕੁਮਾਰ ਕੋਠੇ ਤੋਂ) ਟੱਪ ਕੇ ਬ੍ਰਾਹਮਣ ਦੇ ਘਰ _ਸ਼ਰਨੀ ਜਾ 
ਪਏੰ।੩0੧। 


੨0੩ ਸੀ _ਦਸਮ-ਗ੍ਰੰਥ _ਸਾਹਿਬ 


ਦਿਜ ਮੰਡਲ _ਬੈਠਿ _ਬਿਚਾਰੁ _ਕੀਯੋ। ਸਬ ਹੀ ਦਿਜ ਮੰਡਲ ਗੋਦ ਲੀਯੋ। 
ਕਹੁ ਕਉਨ ਸੁ ਬੈਠਿ ਬਿਚਾਰ ਕਰੈ। ਨ੍ਰਿਪ ਸਾਥ ਰਹੈ ਨਹੀ ਏਊ ਮਰੈ। ੧੨। ੩0੨। 


ਇਹ ਭਾਤਿ ਕਹੀ ਤਿਹ ਤਾਹਿ ਸਭੈ। ਤੁਮ ਤੋਰ ਜਨੇਵਨ ਦੇਹੁ ਅਬੈ। 
ਜੋਊ ਮਾਨਿ ਕਹਿਯੋ ਸੋਈ ਲੇਤ ਭਏ। ਤੇਊ ਬੈਸ ਹੁਇ ਬਾਣਜ ਕਰਤ ਭਏ। ੧੩। ੩0੩। 


ਕੱ 


ਜਿਹ ਤੋਰ ਜਨੇਊ ਨ ਕੀਨ ਹਠੰ। ਤਿਨ ਸਿਉ ਉਨ ਭੋਜੁ ਕੀਓ ਇਕਨੈ। 
ਫਿਰ ਜਾਇ ਜਸੂਸਹਿ ਐਸ ਕਹਿਓ। ਇਨ ਮੈ ਉਨ ਮੈ ਇਕ ਭੇਦੁ ਰਹਿਓ। ੧੪। ੩0੪। 


ਪੁਨਿ ਬੋਲਿ ਉਠਿਯੋ ਨ੍ਰਿਪ ਸਰਬ ਦਿਜੰ। ਨਹਿ ਛਤ੍ਰਤੁ ਦੇਹੁ ਸੁਤਾਹਿ ਤੁਅੰ। 
ਮਰਿਗੇ ਸੁਨਿ ਬਾਤ ਮਨੋ ਸਬ ਹੀ। ਉਠਿ ਕੈ ਗ੍ਰਿਹਿ ਜਾਤ ਭਏ ਤਬ ਹੀ। ੧੫। ੩0੫। 


ਸਭ ਬੈਠਿ ਬਿਚਾਰਨ ਮੰਤੁ ਲਗੇ। ਸਭ ਸੋਕ ਕੇ ਸਾਗਰ ਬੀਚ ਡੂਬੇ। 
ਵਹਿ ਬਾਧ ਬਹਿਠ ਅਤਿ ਤੇਊ ਹਠੰ। ਹਮ ਏ ਦੋਊ ਭ੍ਰਾਤ ਚਲੈ ਇਕਠੰ। ੧੬। ੩0੬। 


ਹਠ ਕੀਨ ਦਿਜੈ ਤਿਨ ਲੀਨ ਸੁਤਾ। ਅਤਿ ਰੂਪ ਮਹਾ ਛਬਿ ਪਰਮ ਪੂਭਾ। 
ਤ੍ਰਿਯੋ ਪੇਟ ਸਨੌਢ ਤੇ ਪੂਤ ਭਏ। ਵਹਿ ਜਾਤਿ ਸਨੌਢ ਕਹਾਤ ਭਏ। ੧੭। ੩0੭। 
ਸੁਤ ਅਉਰਨ ਕੇ ਉਹ ਠਾਂ ਜੁ ਅਹੈ। ਉਤ ਛਤ੍ਰੀਅ ਜਾਤਿ ਅਨੇਕ ਭਏ। 
ਨ੍ਹਿਪ ਕੇ ਸੈਗਿ ਜੋ ਮਿਲਿ ਜਾਤੁ ਭਏ। ਨਰ ਸੋ ਰਜਪੂਤ ਕਹਾਤ ਭਏ। ੧੮। ੩0੮। 
ਤਿਨ ਜੀਤ ਬਿਜੈ ਕਹੁ ਰਾਉ ਚੜ੍ਯੋ। ਅਤਿ ਤੇਜੁ ਪੁਚੰਡ ਪ੍ਰਤਾਪੁ ਬਢ੍ਯੋ। 


ਜੋਊ ਆਨਿ ਮਿਲੇ ਅਰੁ ਸਾਕ ਦਏ। ਨਰ ਤੇ ਰਜਪੂਤ ਕਹਾਤ ਭਏ। ੧੯। ੩0੯। 


ਜਿਨ ਸਾਕ ਦਏ ਨਹਿ ਰਾਰਿ ਬਢੀ। ਤਿਨ ਕੀ ਇਨ ਲੈ ਜੜ ਮੂਲ ਕਢੀ। 
ਦਲ ਤੇ ਬਲ ਤੇ ਧਨ ਟੂਟਿ ਗਏ। ਵਹਿ ਲਾਗਤ _ਬਾਨਜ ਕਰਮ ਭਏ। ੨0। ੩੧0। 


ਜੋਊ ਆਨਿ ਮਿਲੇ ਨਹਿ ਜੋਰਿ ਲਰੇ। ਵਹਿ ਬਾਧ ਮਹਾਗਨਿ ਹੋਮ ਕਰੇ। 
ਅਨਗੰਧ _ਜਰੇ ਮਹਾ ਕੁੰਡ _ਅਨਲੈ। ਭਇਓ ਛਤ੍ਰੀਅ ਮੇਧੁ _ਮਹਾ ਪੂਬਲੈ। _੨੧। ੩੧੧। 


/ਛਤ ਅਜੈ #ਘ ਕਾ ਰਜ #ਉਰਨ ਭਾਇਆ) 


ਗਿਆਨ ਪ੍ਰਬੋਧ ੨0੩ 


ਬ੍ਰਾਹਮਣ-ਸਮਾਜ _ਨੇ ਬੈਠ _ਕੇ ਸਲਾਹ _ਕੀਤੀ। _ਸਾਰੀ _ਬ੍ਰਾਹਮਣ-ਮੰਡਲੀ _ਨੇ _(ਉਨ੍ਹਾਂ 


ਤਰ੍ਹਾਂ (ਗੱਲ) ਕਹੇ ਜਾਣ ਤੋਂ ਬਾਦ ਸਾਰਿਆਂ (ਬ੍ਰਾਹਮਣਾਂ) ਨੇ ਕਿਹਾ ਕਿ ਤੁਸੀਂ 
ਜੰਜੂ ਤੋੜ _ਦਿਓ। ਜਿਨ੍ਹਾਂ ਨੇ (ਉਦੋਂ) ਕਹੀ ਗਈ ਗੱਲ ਨੂੰ ਮੰਨ ਲਿਆ 


ਦਿੱਤੇ, _ ਉਹੋ. ਚੌਲ ਜੋ ਗਹੇ ` ਅਤੇ 'ਵਣਜ- ਕਰਨ ਨਗ ਗਰ ੜਤ। 

ਜਿਨ੍ਹਾਂ ਨੇ ਜਨੇਊ ਨ ਤੋੜਨ _ਦਾ _ਹਠ ਕੀਤਾ, ਉਨ੍ਹਾਂ _ਨਾਲ ਉਨ੍ਹਾਂ _ਰਾਜਕੁਮਾਰਾਂ ਨੇ 
ਇਕੱਠਾ _ਭੋਜਨ _ਕੀਤਾ। ਫਿਰ ਜਾਸੂਸ ਨੇ (ਰਾਜਾ ਅਜੈ ਸਿੰਘ ਨੂੰ) ਇੰਜ ਕਿਹਾ -- ਇਨ੍ਹਾਂ 
(ਬ੍ਰਾਹਮਣਾਂ) ਅਤੇ ਉਨ੍ਹਾਂ _(ਰਾਜਕੁਮਾਰਾਂ) _ਵਿਚ _(ਅਜੇ) ਇਕ _ ਭੇਦ ਰਹਿੰਦਾ _ਹੈ।੩0੪। 

ਫਿਰ ਰਾਜਾ _(ਅਜੈ ਸਿੰਘ) ਸਾਰਿਆਂ ਬ੍ਰਾਹਮਣਾਂ ਕਹਿਣ _ਲਗਿਆ-- ਜੇ ਤੁਸੀਂ 
ਛਤਰੀ (ਰਾਜਕੁਮਾਰ) ਨਹੀਂ (ਦਿੰਦੇ) ਤਾਂ ਤੁਸੀਂ ਆਪਣੀ ਪੁੰਤਰੀ _ਦਿਓ। (ਇਹ) ਗੱਲ ਸੁਣ 
ਕੇ ਮਾਨੋ ਸਾਰੇ (ਬ੍ਰਾਹਮਣ) ਮਰ _ਗਏ ਹੋਣ ਅਤੇ ਉਦੋਂ ਹੀ ਉਠ ਕੇ ਸਾਰੇ ਘਰਾਂ ਨੂੰ ਚਲੇ 
ਗਈ ।੩0੫। 


ਜਾਏ 
ਇਸ 
ਸਾਰੇ ਹੁਣੇ ਹੀ 


0੨੧੨ 


€ 


ਸਾਰੇ ਬੈਠ ਕੇ ਵਿਚਾਰ _ਕਰਨ _ਲਗੇ। _ਸਾਰੇ ਸੋਗ ਦੇ ਸਾਗਰ _ਵਿਚ ਡੁਬੇ ਹੋਏ _ਸਨ। 
ਉਹ (ਇਨ੍ਹਾਂ ਨੂੰ) ਬੰਨ੍ਹਣ ਲਈ ਬੈਠਾ ਹੈ ਅਤੇ (ਇਹ ਬ੍ਰਾਹਮਣ ਵੀ) ਬੜੇ _ਹਠੀ ਹਨ ਕਿ 
(ਅਸੀਂ) ਇਨ੍ਹਾਂ _ ਦੋਹਾਂ _ਭਰਾਵਾਂ _ਨਾਲ _ਇਕੱਠੇ _ਚਲਾਂਗੇ।੩0੬। 

(ਸਨੌਢੀ) ਬ੍ਰਾਹਮਣ ਨੇ _ਹਠ ਕੀਤਾ (ਤਾਂ ਰਾਜਾ ਅਜੈ ਸਿੰਘ ਨੇ) ਉਸ ਦੀ ਪੁੱਤਰੀ 
ਲੈ ਲਈ ਜੋ ਬਹੁਤ _ਰੂਪਵਾਨ, _ਮਹਾਨ _ਛਬੀ __ਵਾਲੀ ਅਤੇ ਸ੍ਰੇਸ਼ਠ ਸ਼ੋਭਾ _ਵਾਲੀ _ਸੀ। _ਉਸ 
ਸਨੌਢ ਇਸਤਰੀ ਦੇ ਪੇਟ ਤੋਂ (ਜੋ) ਪੁਤਰ ਪੈਦਾ ਹੋਏ, ਉਹ _ਸਨੌਢ _ਜਾਤੀ ਵਾਲੇ ਪੁਸਿੱਧ 


ਹੌਏ।੩0੭। 

ਹੋਰਨਾਂ _(ਛਤਰੀਆਂ ਦੇ ਬ੍ਰਾਹਮਣ _ ਇਸਤਰੀਆਂ ਤੋਂ _ਪੈਦਾ ਹੋਏ) _ਪੁੰਤਰ ਜੋ ਉਥੇ 
ਰਹਿੰਦੇ _ਸਨ, ਉਨ੍ਹਾਂ ਤੋਂ _ ਛਤਰੀਆਂ _ਦੀਆਂ _ਹੋਰ _ਕਈ _ਜਾਤੀਆਂ ਵਿਕਸਿਤ _ਹੋਈਆਂ। _ਜੋ 
(ਬ੍ਰਾਹਮਣ) ਰਾਜੇ _ਦੇ _ਨਾਲ _ਮਿਲ _ਗਏ, _ਉਹ ਪੁਰਸ਼ _ਰਾਜਪੂਤ _ ਅਖਵਾਉਣ _ਲਗੇ।੩0੮। 

ਉਨ੍ਹਾਂ `ਨੂੰ ਜਿਤ ਕੇ _ਦਿਗਵਿਜੈ ਲਈ ਰਾਜਾ (ਅਜੈ ਸਿੰਘ) ਨੇ ਚੜ੍ਹਾਈ ਕਰ _ਦਿੱਤੀ। 
(ਉਸ ਦਾ) ਤੇਜ ਪ੍ਰਚੰਡ ਹੋ ਗਿਆ ਅਤੇ ਪ੍ਰਤਾਪ _ਬਹੁਤ ਵੱਧ _ਗਿਆ। ਜਿਹੜੇ (ਉਸ ਨੂੰ) 
ਆ ਕੇ ਮਿਲ ਪਏ ਅਤੇ (ਬੇਟੀਆਂ ਦੇ) ਸਾਕ ਦਿੱਤੇ, ਉਹ ਪੁਰਸ਼ ਵੀ ਰਾਜਪੂਤ ਅਖਵਾਉਣ 
ਲਗੇੰ।੩0੯। 

ਜਿਨ੍ਹਾਂ ਨੇ ਸਾਕ ਨ ਦਿੱਤੇ (ਉਨ੍ਹਾਂ ਨਾਲ) ਲੜਾਈ ਵੱਧ ਗਈ। ਉਨ੍ਹਾਂ ਦੀ ਜੜ੍ਹ ਇਸ 
ਨੇ ਮੂਲੋਂ ਕਢ ਸੁਟੀ। (ਜੋ) ਸੈਨਾ ਵਜੋਂ, ਸ਼ਕਤੀ ਵਜੋਂ ਜਾਂ ਧਨ ਵਜੋਂ ਟੁਟ ਗਏ, ਉਹ ਵਣਜ 
ਕਰਨ ਲਗ ਗਏ।੩੧0। 

ਜਿਹੜੇ ਆਣ ਕੇ ਮਿਲੇ ਨਹੀਂ, ਸਗੋਂ ਜ਼ੋਰ ਨਾਲ ਲੜੇ ਸਨ, ਉਨ੍ਹਾਂ `ਨੂੰ ਬੰਨ੍ਹ _ਕੇ ਮਹਾਨ 
ਅਗਨੀ _ ਵਿਚ _ਸਾੜ _ਦਿੱਤੇ। _ਉਹ _ਵੱਡੇ _ਅਗਨਕੁੰਡ _ਵਿਚ _ ਬਿਨਾ _ਪਤਾ _ਚਲੇ _ (ਅਨਗੰਧ) 
ਸੜ _ਗਏ। _(ਇਸ ਤਰ੍ਹਾਂ) _ਛਤਰੀਆਂ _ਦੀ ਕੁਰਬਾਨੀ ਦਾ ਬਹੁਤ _ਵੱਡਾ _ਯੌਂਗ _ਹੋਇਆ।੩੧੧। 

/ਟੈਲੇ ਅਜੈ ਆ ਦਾ ਰਲ ਰਨ ਗੋਇਆ/ 


੨0੪ 


ਸੀ _ਦਸਮ-ਗ੍ਰੰਥ _ਸਾਹਿਬ 


ਜਗਰਾਜ 
ਤੋਮਰਾ ਛੰਦ/ ਤੂਪ੍ਰਸ਼ਾਏ 
ਸਿਆਸੀ _ਬਰਖ _ਪਰਮਾਨ। _ਦਿਨ ਦੋਇ ਮਾਸ ਅਸਟਾਨ। 
ਬਹੁ _ਰਾਜੁ ਭਾਗ _ਕਮਾਇ। ਪੁਨਿ ਨ੍ਰਿਪ ਕੋ ਨ੍ਿਪਰਾਇ। _੧। ੩੧੨। 
ਸੁਨ ਰਾਜ ਰਾਜ ਮਹਾਨ। ਦਸ ਚਾਰਿ ਚਾਰਿ ਨਿਧਾਨ। 
ਦਸ ਦੋਇ ਦੁਆਦਸ ਮੰਤ। ਧਰਨੀ ਧਰਾਨ ਮਹੈਤਿ। ੨। _੩੧੩। 


ਪੁਨਿ ਭਯੋ _ਉਦੋਤ ਨ੍ਰਿਪਾਲ। ਰਸ _ਰਤਿ ਰੂਪ _ਰਸਾਲ। 
ਅਤਿ ਭਾਨ ਤੇਜ ਪ੍ਰਚੰਡ। _ਅਨਖੰਡ ਤੇਜ ਪੁਚੰਡ। ੩। ੩੧੪। 


ਤਿਨਿ ਬੋਲਿ ਬਿਪੂ _ਮਹਾਨ। ਪਸੁ _ਮੇਧ ਜਗ _ਰਚਾਨ। 
ਦਿਜ ਪ੍ਰਾਗ ਜੋਤ ਬੁਲਾਇ। _ਅਪਿ ਕਾਮ ਰੂਪ ਕਹਾਇ। ੪। ੩੧੫। 


ਦਿਜ _ਕਾਮਰੂਪ ਅਨੇਕ। _ਨ੍ਰਿਪ ਬੋਲਿ ਲੀਨ _ਬਿਸੇਖ। 
ਸਭ ਜੀਅ ਜਗ _ਅਪਾਰ। ਮਖ ਹੋਮ ਕੀਨ ਅਬਿਚਾਰ। ੫। ੩੧੬। 


ਪਸੁ ਏਕ ਪੈ ਦਸ ਬਾਰ। ਪੜਿ ਬੇਦ ਮੰਤ੍ਰ ਅਬਿਚਾਰ। 
ਅਬਿ ਮਧਿ ਹੋਮ ਕਰਾਇ। ਧਨੁ ਭੂਪ ਤੇ ਬਹੁ ਪਾਇ। ੬। ੩੧੭। 


ਪਸੁ ਮੇਘ ਜਗ _ਕਰਾਇ। ਬਹੁ _ਭਾਤ ਰਾਜੁ _ਸੁਹਾਇ। 
ਬਰਖ _ਅਸੀਹ ਅਸਟ ਪੁਮਾਨ। ਦੁਇ ਮਾਸ ਰਾਜੁ _ਕਮਾਨ। ੭। ੩੧੮। 


ਪੁਨ _ਕਠਨ ਕਾਲ ਕਰਵਾਲ। _ਜਗ _ਜਾਰੀਆ ਜਿਹ _ਜੁਵਾਲ। 
ਵਹਿ _ਖੰਡੀਆ ਅਨਖੰਡ। _ਅਨਖੰਡ ਰਾਜ ਪ੍ਰਚੰਡ। ੮। ੩੧੯। 


/ਛਤ ਪੱਲ ਰਾਜ ਪਤਨ ਸਤ _ਸਭਮ ਸ੍ਤ/ 
ਤੌਮਰ ਛੰਦ/ ਤੂਪ੍ਸ਼ਰਦ 


ਪੁਨ ਭਏ ਮੁਨੀ ਛਿਤ ਰਾਇ। ਇਹ ਲੋਕ ਕੇਹਰਿ ਰਾਇ। 
ਅਰਿ ਜੀਤਿ ਜੀਤਿ ਅਖੰਡ। ਮਹਿ ਕੀਨ ਰਾਜੁ _ਪੁਚੰਡ। ੧। ੩੨0। 


ਅਰਿ ਘਾਇ ਘਾਇ ਅਨੇਕ। ਰਿਪੁ ਛਾਡੀਯੋ ਨਹੀਂ ਏਕ। 
ਅਨਖੰਡ _ਰਾਜੁ _ਕਮਾਇ। _ਛਿਤ _ਛੀਨ ਛਤ੍ਰ _ਫਿਰਾਇ। ੨। ੩੨੧ 


ਗਿਆਨ ਪ੍ਰਬੋਧ ੨0੪ 


ਜਗਰਾਜ 

ਤੌਮਰ ਛੰਟ/ ਤੰਗ /ਨਰ੍‌ਆ ਨਲ 

ਬਿਆਸੀ ਸਾਲ, _ਔਠ ਮਹੀਨੇ _ਅਤੇ _ਦੋ ਦਿਨ _ਤਕ _ਰਾਜ-ਭਾਗ _ਚੰਗੀ ਤਰ੍ਹਾਂ ਕਮਾ 
ਕੇ ਰਾਜਿਆਂ ਦੇ ਰਾਜੇ (ਅਜੈ ਸਿੰਘ) ਦਾ ਫਿਰ (ਦੇਹਾਂਤ ਹੋ _ਗਿਆ)।੩੧੨। 

ਸੁਣੋ, ਰਾਜਿਆਂ ਦੇ ਵੱਡੇ ਰਾਜੇ ਅਤੇ ਦਸ ਅਤੇ ਚਾਰ ਵਿਦਿਆਵਾਂ ਦੇ ਸੁੰਦਰ ਖ਼ਜ਼ਾਨੇ! 
ਦਸ ਅਤੇ ਦੋ ਬਾਰ੍ਹਾਂ (ਅੱਖਰਾਂ ਦੇ) ਮੰਤਰ _(ਓਨਮ੍‌ _ਭਗਵਤੇ _ਵਾਸਦੇਵਯ) ਨੂੰ ਪੜ੍ਹਨ _ਵਾਲੇ 
ਅਤੇ _ਧਰਤੀ _ਉਤੇ _ਪੂਜਣ-ਯੋਗ!।੩੧੩। 

ਫਿਰ ਮਹਾਰਾਜਾ (ਜਗ) _ਪੁਗਟ _(ਉਦੋਤ) ਹੋਇਆ ਜੋ ਪ੍ਰੇਮ ਦੀ _ਰੀਤ _ਵਾਲਾ _ਅਤੇ 
ਸੁੰਦਰ ਸਰੂਪ ਵਾਲਾ _ਸੀ। (ਉਸ ਦਾ) ਤੇਜ ਸੂਰਜ ਨਾਲੋਂ ਵੀ ਪ੍ਰਚੰਡ ਸੀ ਅਤੇ (ਉਹ) ਪ੍ਰਚੰਡ 
ਤੇਜ ਨਾਸ਼ _ਤੋਂ ਰਹਿਤ _ ਸੀ।੩੧੪। 

ਉਸ ਨੇ (ਬਹੁਤ ਸਾਰੇ) ਮਹਾਨ ਬ੍ਰਾਹਮਣ ਬੁਲਾ _ਲਏ ਅਤੇ _ਪਸ਼ੂ-ਮੇਧ _ਯੌਂਗ _ਚਾਇ। 
ਜੋਤਿਸ਼ ਵਿਦਿਆ ਦੇ ਗਿਆਤਾ _ਅਤੇ ਆਪਣੇ ਆਪ ਨੂੰ (ਅਸਾਮ ਦੇ) ਕਾਮ-ਰੂਪ _(ਤੀਰਥ 
ਦੇ ਨਿਵਾਸੀ) ਅਖਵਾਉਣ _ਵਾਲੇ _ ਬ੍ਰਾਹਮਣਾਂ ਨੂੰ (ਬੁਲਾ _ਲਿਆ)।੩੧੫। 

ਕਾਮ-ਰੂਪ (ਤੀਰਥ) ਤੋਂ ਅਨੇਕ ਬ੍ਰਾਹਮਣ ਰਾਜੇ ਨੇ _ਖਾਸ ਤੌਰ ਤੇ ਬੁਲਾ ਲਏ। ਸਾਰੇ 
ਜਗਤ ਵਿਚੋਂ _ਅਪਾਰ _ਜੀਵ _ (ਇਕੱਠੇ _ਕਰ _ ਲਏ) ਅਤੇ _ਬਲਿਦਾਨ _ਦੀ _ਰੀਤ ਅਨੁਸਾਰ 
('ਅਬਿਚਾਰ”) _ਸਭ ਨੂੰ ਯੋਗ _ਵਿਚ _ਹੋਮ _ਕਰ _ਦਿੱਤਾ।੩੧੬। 

ਇਕ ਇਕ ਪਸ਼ੂ _ਉਤੇ (ਬ੍ਰਾਹਮਣਾਂ ਨੇ) _ਦਸ _ਦਸ _ਵਾਰ _ਬਲਿਦਾਨ _ਦੀ _ਰੀਤ 
ਅਨੁਸਾਰ ਵੇਦ ਮੰਤਰ ਪੜ੍ਹ _ਦਿੱਤੇ। _ਬਕਰਿਆਂ ('ਅਬਿ”) ਨੂੰ (ਹਵਨ ਕੁੰਡ) ਵਿਚ ਹੋਮ ਕਰਾ 
ਕੇ (ਬ੍ਰਾਹਮਣਾਂ ਨੇ) ਰਾਜ _ਤੋਂ ਬਹੁਤ _ਧਨ ਪ੍ਰਾਪਤ _ਕੀਤਾ। _੩੧੭। 

ਪਸ਼ੂ-ਮੇਧ _ਯੌਗ _ਕਰਾ _ਕੇ _ਅਤੇ _ਅਨੇਕ ਤਰ੍ਹਾਂ _ਨਾਲ _ਰਾਜਾ ਨੂੰ ਸੁਸ਼ੋਭਿਤ _ਕਰਕੇ 
ਅਠਾਸੀ _ਵਰ੍ਹੇ ਅਤੇ _ਦੋ ਮਹੀਨੇ _ਤਕ _ ਰਾਜ _ਕੀਤਾ।੩੧੮। 

ਫਿਰ ਕਠੋਰ ਕਾਲ _ਦੀ ਤਲਵਾਰ, _ਜਿਸ _ਨੇ _ ਆਪਣੀ _ਜੁਆਲਾ _ਨਾਲ _ਸਾਰਾ ਜਗਤ 
ਸਾੜ ਦਿੱਤਾ ਹੈ, ਨੇ ਨ ਖੰਡੇ ਜਾ ਸਕਣ ਵਾਲੇ (ਜਗ ਰਾਜੇ) ਨੂੰ ਖੰਡਿਤ ਕਰ _ਦਿੱਤਾ ਜਿਸ 
ਦਾ ਰਾਜ _ਪੁਚੰਡ _ਅਤੇ _ ਅਖੰਡ _ਸੀ।੩੧੯। 

/ਏਥੋਂ_ਪੰਲਵੇੱ'` ਰਾਜ਼ ਦੀ ਲਭ _ਅਆ੫ਤਾੰ ਹੱਟੀ 

ਤੌਮਰ ਛੰਟ/ ਤੰਗੀ /ਨਰ੍‌ਆਾ ਨਲ 

ਫਿਰ ਮੁਨੀ ਨਾਂ ਦਾ ਧਰਤੀ ਦਾ ਰਾਜਾ ਹੋਇਆ ਜੋ ਇਸ ਲੋਕ ਦਾ ਸ਼ੇਰ ਵਰਗਾ 
ਰਾਜਾ ਸੀ। (ਉਸ ਨੇ) ਨ ਖੰਡੇ ਜਾ ਸਕਣ ਵਾਲੇ ਵੈਰੀਆਂ ਨੂੰ ਜਿਤ ਜਿਤ ਕੇ ਧਰਤੀ ਉਤੇ 
ਪ੍ਰਚੰਡ _ਰਾਜ _ਕੀਤਾ। _ ੩੨0। 

ਅਨੇਕ ਵੈਰੀਆਂ ਨੂੰ ਮਾਰ ਮਾਰ ਕੇ ਇਕ ਵੀ ਵੈਰੀ (ਬਾਕੀ) ਨਹੀਂ ਛਡਿਆ। (ਉਸ 
ਨੇ) _ਅਖੰਡ _ਰਾਜ ਕਮਾਇਆ _ ਅਤੇ _ ਹੋਰਨਾਂ ਦੀ ਧਰਤੀ ਖੋਹ _ਕੇ (ਆਪਣਾ) _ ਛਤਰ 
"ਫਿਰਾਇਆ।੩੨੧। 


੨0੫ 


ਸੀ _ਦਸਮ-ਗ੍ਰੰਥ _ਸਾਹਿਬ 


ਅਨਖੰਡ ਰੂਪ _ਅਪਾਰ। _ਅਨਮੰਡ _ਰਾਜ _ਜੁਝਾਰ। 
ਅਬਿਕਾਰ ਰੂਪ ਪ੍ਰਚੰਡ। ਅਨਖੰਡ ਰਾਜ ਅਮੰਡ। _੩। ੩੨੨। 


ਬਹੁ _ਜੀਤਿ ਜੀਤਿ ਨ੍ਰਿਪਾਲ। ਬਹੁ ਛਾਡਿ ਕੈ ਸਰ ਜਾਲ। 
ਅਰਿ ਮਾਰਿ ਮਾਰਿ ਅਨੰਤ। ਛਿਤ ਕੀਨ ਰਾਜ ਦੁਰੰਤ। ੪। ੩੨੩। 


ਬਹੁ ਰਾਜ _ਭਾਗ _ਕਮਾਇ। _ਇਮ _ਬੋਲੀਓ ਨ੍ਰਿਪਰਾਇ। 
ਇਕ ਕੀਜੀਐ _ਮਖਸਾਲ। _ਦਿਜ ਬੋਲਿ ਲੇਹੁ _ਉਤਾਲ। _੫। ੩੨੪। 


ਦਿਜ ਬੋਲਿ ਲੀਨ _ਅਨੇਕ। ਗ੍ਰਿਹ ਛਾਡੀਓ ਨਹੀ _ਏਕ। 
ਮਿਲਿ ਮੌਤ ਕੀਨ ਬਿਚਾਰ। ਮਤਿ ਮਿਤ੍ਰ ਮੌਤੂ ਉਚਾਰ। ੬। ੩੨੫। 


ਤਬ ਥੋਲਿਓ ਨ੍ਰਿਪ ਰਾਇ। ਕਰਿ ਜਗ ਕੋ ਚਿਤ ਚਾਇ। 
ਕਿਵ ਕੀਜੀਐ _ਮਖਸਾਲ। _ਕਹੁ ਮੌਤ੍ਰ ਮਿਤ੍ਰ _ਉਤਾਲ। _੭। ੩੨੬। 
ਤਬ ਮੰਤ੍ਰ ਮਿਤ੍ਰਨ _ਕੀਨ। ਨ੍ਰਿਪ ਸੰਗ _ਯਉ ਕਹਿ ਦੀਨ। 
ਸੁਨਿ ਰਾਜ ਰਾਜ ਉਦਾਰ। ਦਸ ਚਾਰਿ ਚਾਰਿ ਅਪਾਰ। ੮। ੩੨੭। 


ਸਤਿ ਜੁਗ ਮੈ ਸੁਨਿ ਰਾਇ। ਮਖ ਕੀਨ ਚੰਡ ਬਨਾਇ। 

ਅਰਿ ਮਾਰ ਕੈ ਮਹਿਖੇਸ। ਬਹੁ _ਤੋਖ ਕੀਨ ਪਸੇਸ। ੯। ੩੨੮। 
ਮਹਿਖੇਸ ਕਉ ਰਣ ਘਾਇ। ਸਿਰਿ ਇੰਦੂ ਛਤਰ ਫਿਰਾਇ। 

ਕਰਿ ਤੋਖ ਜੋਗਨਿ ਸਰਬ। _ਕਰਿ ਦੂਰ ਦਾਨਵ ਗਰਬ। _੧0। ੩੨੯। 


ਮਹਿਖੇਸ ਕਉ ਰਣਿ ਜੀਤਿ। ਦਿਜ ਦੇਵ ਕੀਨ _ਅਭੀਤ। 
ਤ੍ਰਿਦਸੇਸ ਲੀਨ _ਬੁਲਾਇ। _ਛਿਤ _ਛੀਨ ਛਤ੍ਰ _ਫਿਰਾਇ। _੧੧। ੩੩0। 


ਮੁਖ ਚਾਰ ਲੀਨ _ਬੁਲਾਇ। ਚਿਤ ਚਉਪ ਸਿਉ ਜਗ _ਮਾਇ। 
ਕਰਿ ਜਗ ਕੋ _ਆਰੰਭ। ਅਨਖੰਡ ਤੇਜ ਪ੍ਰਚੰਡ। ੧੨। ੩੩੧ 


ਤਬ ਬੋਲੀਯੋ ਮੁਖ ਚਾਰ। ਸੁਨਿ ਚੋਡਿ ਚੋਡ ਜੁਹਾਰ। 
ਜਿਮ ਹੋਇ ਆਇਸ ਮੋਹਿ। ਤਿਮ ਭਾਖਊ ਮਤ ਤੋਹਿ। ੧੩। ੩੩੨। 


ਜਗ ਜੀਅ ਜੰਤ _ਅਪਾਰ। ਨਿਜ ਲੀਨ ਦੇਵ ਹਕਾਰ। 
ਅਰਿ ਕਾਟਿ ਕੈ ਪਲ ਖੰਡ। ਪੜਿ ਬੇਦ ਮੰਤੁ ਉਦੰਡ। ੧੪। ੩੩੩। 


ਗਿਆਨ ਪ੍ਰਬੋਧ ੨0੫ 


(ਉਹ) ਅਪਾਰ _ਅਤੇ _ਅਖੰਡ _ਰੂਪ _ਵਾਲਾ _ਅਤੇ 
ਜੁਝਾਰੂ ਸੂਰਮਾ _ਸੀ। _ਉਸ ਦਾ ਰੂਪ ਪ੍ਰਚੰਡ ਅਤੇ _ਵਿਕਾਰ ਤੋਂ ਰਹਿਤ 
ਰਾਜ _ ਅਖੰਡ _ ਅਤੇ _ ਅਮੰਡ _ਸੀ।੩੨੨। 

(ਰਾਜਾ ਮੁਨੀ ਨੇ) ਬਹੁਤ ਸਾਰੇ ਰਾਜਿਆਂ ਨੂੰ ਜਿਤ 


ਨੂ ਜਿਤ 
ਬੌਛਾੜ ਕਰ ਕੇ ਅਤੇ ਅਨੇਕਾਂ ਵੈਰੀਆਂ ਨੂੰ ਮਾਰ ਮਾਰ ਕੇ ਇਸ 
ਕਾੀਤਾ।੩੨੩। 
ਬਹੁਤ _ਚਿਰ _ਤਕ _ਰਾਜ-ਭਾਗ ਕਮਾ ਕੇ (ਇਕ ਦਿਨ) ਰਾਜਾ ਇੰਜ ਬੋਲਿਆ ਕਿ 
ਇਕ _ਯੱਗ-ਸ਼ਾਲਾ ਤਿਆਰ ਕਰੋ ਅਤੇ ਬ੍ਰਾਹਮਣਾਂ ਨੂੰ ਲਾ 
ਲਵੇ ।੩੨੪। 


ਅਨੇਕ _ ਬ੍ਰਾਹਮਣਾਂ ਨੂੰ ਬੁਲਾ ਲਿਆ, ਇਕ _ਵੀ ਘਰ ਵਿਚ ਨਹੀਂ ਰਹਿਣ _ਦਿੱਤਾ। 
(ਰਾਜੇ ਨੇ) ਮੰਤਰੀ ਨਾਲ ਮਿਲ ਕੇ ਵਿਚਾਰ ਕੀਤਾ ਅਤੇ ਬ੍ਰੋਂਧੀਮਾਨ ਮਿਤ੍ਰ ਮੰਤਰੀ ਨੇ ਪੁਛਿਆ 
(ਹੋਰ _ਕੀ ਕਰਨਾ _ਹੈ)।੩੨੫। 

ਤਦ ਰਾਜੇ ਨੇ ਕਿਹਾ ਕਿ ਮੇਰਾ ਮਨ ਯੱਗ ਕਰਨ ਨੂੰ ਕਰਦਾ ਹੈ। (ਹੁਣ ਦਸੋ) ਕਿਹੋ, 
ਜਿਹੀ _ਯੌਗ-ਸ਼ਾਲਾ _ਤਿਆਰ _ਕੀਤੀ _ਜਾਏ। _ਹੇ ਮਿਤ੍ਰ ਮੰਤਰੀ! ਜਲਦੀ _ਸਲਾਹ _ ਦਿਓ।੩੨੬। 


ਤਦ ਮਿਤ ਮੰਤਰੀ ਨੇ ਵਿਚਾਰ ਕੀਤਾ ਅਤੇ (ਫਿਰ) ਰਾਜੇ ਨੂੰ ਇੰਜ ਕਹਿ ਦਿੱਤਾ। 
ਹੇ ਰਾਜਿਆਂ ਦੇ ਉਦਾਰ ਰਾਜੇ! ਸੁਣੋ, _(ਤਸੀਂ) ਚਾਰ _ਅਤੇ ਚੌਦਾਂ _ਵਿਦਿਆਵਾਂ ਦੇ ਅਪਾਰ 
ਗਿਆਤਾ ਹੋ।੩੨੭। 

ਹੇ ਰਾਜਨ _! ਸੁਣੋਂ, ਸਤਿਯੁਗ ਵਿਚ ਚੰਡੀ ਨੇ ਮਹਿਖਾਸੁਰ ਨਾਂ ਦੇ ਵੈਰੀ ਨੂੰ ਮਾਰ 
ਕੇ ਅਤੇ ਸ਼ਿਵ ('ਪਸੇਸ”) ਨੂੰ ਪ੍ਰਸੰਨ _ਕਰਕੇ _ਚੰਗੀ _ਤੜ੍ਹਾਂ _ਯੌਗ _ਕੀਤਾ।੩੨੮। 


ਸੁਰ ਨੂੰ ਵਿਚ ਜਿਤ _ਕੇ ਬ੍ਰਾਹਮਣਾਂ ਅਤੇ ਦੇਵਤਿਆਂ ਨੂੰ _ਭੈ-ਮੁਕਤ 
ਕਰ _ਦਿੱਤਾ। ਇੰਦਰ ('ਤ੍ਰਿਦਸੇਸ”) ਨੂੰ ਬੁਲਾ _ਕੇ ਅਤੇ (ਮਹਿਖਾਸੁਰ ਤੋਂ) ਧਰਤੀ ਖੋਹ ਕੇ 
(ਉਸ _ਦੇ) ਸਿਰ ਉਤੇ _ਛੱਤਰ _ਝੁਲਾ _ਦਿੱਤਾ।੩੩0। 

ਜਗਤ-ਮਾਤਾ ਚੰਡੀ ਨੇ _ਚਾਰ ਮੁਖਾਂ ਵਾਲੇ ਬ੍ਰਹਮਾ ਨੂੰ ਬੁਲਾ ਲਿਆ ਅਤੇ ਚਿੱਤ ਨੂੰ 
ਖੁਸ਼ੀ ਨਾਲ _ਭਰ ਕੇ ਯੌਂਗ _ਦਾ ਆਰੰਭ _ਕਰਾਇਆ। _(ਉਸ ਦਾ) ਤੇਜ ਅਤਿ ਪ੍ਰਚੰਡ _ਅਤੇ 
ਅਖੰਡ _ਸੀ।੩੩੧। 


੮ 


ਤਦ ਬ੍ਰਹਮਾ ਕਹਿਣ ਲਗਾ _-- ਹੇ ਪ੍ਰਚੰਡ ਰੂਪ ਵਾਲੀ ਚੰਡੀ _! ਸੁਣੋ, (ਤੁਹਾਨੂੰ) 
ਨਮਸਕਾਰ _ਹੈ। ਜਿਵੇਂ ਆਪ ਦੀ ਮੈਨੂੰ ਆਗਿਆ ਹੋਏ, ਤਿਵੇਂ ਹੀ ਤੁਹਾਨੂੰ (ਆਪਣੀ) ਰਾਇ 
ਦਿੰਦਾ ਹਾਂ। _੩੩੨। 

ਜਗਤ _ਦੇ ਅਪਾਰ _ਜੀਅ-ਜੰਤੂ ਦੇਵੀ ਨੇ _ਆਪ _ ਬੁਲਾ _ਲਏ। _ਵੈਰੀਆਂ ਨੂੰ ਪਲ _ਭਰ 
ਵਿਚ _ਕਟ ਕੇ ਵੇਦ ਮੌਤਰਾਂ ਦਾ _ਉਂਚੀ _ਸੁਰ _ਵਿਚ ਪੜ੍ਹਨਾ ਸ਼ੁਰੂ _ਕਰ _ਦਿੱਤਾ।੩੩੩। 


੨ 0 ੬ 


ਸੀ _ਦਸਮ-ਗ੍ਰੰਥ _ਸਾਹਿਬ 


ਰੁਆਲ ਛੰਦ/ ਤੂਪੁਸ਼ਏ 
ਬੋਲਿ _ਬਿਪਨ ਮੰਤ੍ਰ _ਮਿਤ੍ੂਨ ਜਗ ਕੀਨ _ਅਪਾਰ। 
ਇੰਦੂ ਅਉਰ ਉਪਿੰਦੂ ਲੈ ਕੈ ਬੋਲਿ ਕੈ ਮੁਖ ਚਾਰ। 
ਕਉਨ _ਭਾਤਨ ਕੀਜੀਐ ਅਬ ਜਗ ਕੋ _ਆਰੰਭ। 
ਆਜ ਮੋਹਿ ਉਚਾਰੀਐ ਸੁਨਿ ਮਿਤ੍ਰ ਮੌਤ _ਅਸੰਭ। ੧। ੩੩੪। 


ਮਾਸ ਕੇ ਪਲ ਕਾਟਿ ਕੈ ਪੜਿ ਬੇਦ ਮੰਤ੍ਰ ਅਪਾਰ। 

ਅਗਨਿ _ਭੀਤਰ _ਹੋਮੀਐ ਸੁਨਿ ਰਾਜ ਰਾਜ ਅਬਿਚਾਰ। 

ਛੇਦਿ ਚਿਛੁਰ _ਬਿੜਾਰਾਸੁਰ _ਧੂਲਿ _ਕਰਣਿ _ਖਪਾਇ। 

ਮਾਰ ਦਾਨਵ ਕਉ ਕਰਿਓ ਮਖ ਦੈਤ ਮੇਧ _ਬਨਾਇ। ੨। ੩੩੫। 


ਤੈਸ ਹੀ ਮਖ ਕੀਜੀਐ ਸੁਨਿ ਰਾਜ ਰਾਜ ਪੁਚੰਡ। 
ਜੀਤਿ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ। 
ਤੈਸ ਹੀ ਮਖ ਮਾਰ ਕੈ ਸਿਰਿ ਇੰਦੂ ਛਤੂ ਫਿਰਾਇ। 
ਜੈਸ ਸੁਰ ਸੁਖੁ ਪਾਇਓ ਤਿਵ ਸੰਤ ਹੋਹੁ ਸਹਾਇ। ੩। ੩੩੬। 


ਗਿਆਨ ਪ੍ਰਬੋਧ ੨0੬ 


ਠਨੁਆਲ਼ ਛੰਦ/ _ਤੌਗੀੰ _ਸ੍ਰੀਆ ਨਾਲ਼ 
(ਦੁਰਗਾ ਨੇ) ਬ੍ਰਾਹਮਣਾਂ, ਮੰਤਰੀਆਂ ਅਤੇ ਮਿਤਰਾਂ ਨੂੰ ਬੁਲਾ _ਕੇ ਅਪਾਰ _ਯੌਗ _ਕੀਤਾ। 


ਇੰਦਰ, _ਵਾਮਨ ਅਤੇ ਬ੍ਰਹਮਾ ਤਕ ਸਾਰਿਆਂ ਨੂੰ ਬੁਲਾ ਕੇ (ਕਹਿਣ ਲਗੀ ਕਿ) ਹੁਣ ਕਿਸ 
ਤਰ੍ਹਾਂ _ਯੌਗ _ਦਾ _ਆਰੰਭ _ਕੀਤਾ _ਜਾਏ। _ਹੇ__ਮਿਤਰ _ਮੰਤਰੀਓ _! ਅਜ ਮੈਨੂੰ ਅਸਚਰਜ _ਭਰੀ 
ਸਲਾਹ _ਦਿਓ।੩੩੪। 


(ਉਨ੍ਹਾਂ ਦੀ ਸਲਾਹ ਅਨੁਸਾਰ ਯੌਂਗ ਸ਼ੁਰੂ ਹੋਇਆ) ਮਾਸ ਦੇ ਟੁਕੜੇ ਕਟ ਕੇ ਅਤੇ 
ਬਹੁਤ _ ਵਾਰ _ ਵੇਦ-ਮੰਤਰ ਪੜ੍ਹ _ਪੜ੍ਹ ਕੇ _ਬਲਿਦਾਨ _ਦੀ _ਰੀਤ _ ਅਨੁਸਾਰ _('ਅਬਿਚਾਰ”) 
ਅਗਨੀ ਵਿਚ ਉਨ੍ਹਾਂ ਨੂੰ ਹੋਮ _ਕੀਤਾ ਜਾ ਰਿਹਾ ਸੀ। ਹੇ ਰਾਜਿਆਂ ਦੇ ਰਾਜੇ! ਸੁਣੋ, (ਦੇਵੀ 


ਨੇ) ਚਿਛੁਰ, _ਬਿੜਾਰ _ਅਤੇ _ਧੂਲਿਕਰਣ ਨਾਂ ਦੇ ਦੈੱਤਾਂ ਨੂੰ ਮਾਰ _ਕੇ _ਖਪਾ ਦਿੱਤਾ _ਅਤੇ 


(ਸਾਰਿਆਂ) ਦੈਂਤਾਂ ਨੂੰ _ਮਾਰ _ਕੇ ਚੰਗੀ _ ਤਰ੍ਹਾਂ ਦੈਂਤ-ਮੇਧ _ ਸੰਗ ਕੀਤਾ।੩੩੫। 
ਹੇ ਰਾਜਿਆਂ ਦੇ ਪ੍ਰਚੰਡ ਰਾਜੇ _! ਸੁਣੋ, (ਤਸੀਂ ਵੀ) ਉਸੇ ਤਰ੍ਹਾਂ ਦਾ ਯੱਗ ਕਰੋ। (ਸਾਰੇ) 
ਦੇਸ਼ ਦੇ ਦੈਂਤਾਂ ਨੂੰ ਜਿਤ ਕੇ ਤੁਸੀਂ ਬਲਵਾਨ ਅਖੰਡ ਪੁਰਸ਼ ਹੋਏ ਹੋ। (ਤੁਸੀਂ ਵੀ) ਉਸੇ ਤਰ੍ਹਾਂ 
ਜਿਵੇਂ ਯੋਗ _ਵਿਚ _ (ਦੈਂਤਾਂ ਨੂੰ) _ਮਾਰ _ਕੇ (ਦੁਰਗਾ _ਨੇ) ਇੰਦਰ ਦੇ _ਸਿਰ ਉਪਰ _ਛੌਤਰ 
ਅਤੇ _ਦੇਵਤਿਆਂ ਨੂੰ ਸੁਖ _ਦਿੱਤਾ ਸੀ, _ਉਸ ਤਰ੍ਹਾਂ (ਤੁਸੀਂ _ਅਤਿਆਚਾਰੀਆਂ 
ਸੰਤਾਂ 


ਝੁ ਸੀ 
ਨੂੰ ਮਾਰ ਕੇ) ਦੇ ਸਹਾਈ _ਹੋਵੋ।੩੩੬। 


ਚੌਬੀਸ _ ਅਵਤਾਰ 
56 ੱਤਗੁਰ _ਪੁਸ਼7/ਏ/ 
ਡੀ ਭਗਤੀ ਲੀ ਸ਼ਹਹੱਏ/' 
%#ਥ' ਚਲੀ _%ਇਤਾਰ ਕਥਨੰ 
ਪਾਤਿਸਾਹੀ ੧0। ਤ੍ਰਪ੍ਰਸਾਦਿ 
ਚੱਪਣਾ 
ਅਬ _ਚਉਬੀਸ _ਉਚਰੌ _ਅਵਤਾਰਾ। ਜਿਹ _ਬਿਧਿ ਤਿਨ ਕਾ ਲਖਾ _ਅਖਾਰਾ। 
ਸੁਨੀਅਹੁ ਸੰਤ ਸਬੈ ਚਿਤ ਲਾਈ। _ਬਰਨਤ ਸਯਾਮ ਜਥਾ ਮਤਿ _ਭਾਈ। _੧। 


ਜਬ ਜਬ _ਹੋਤਿ ਅਰਿਸਟਿ ਅਪਾਰਾ। ਤਬ _ਤਬ ਦੇਹ ਧਰਤ ਅਵਤਾਰਾ। 
ਕਾਲ _ਸਬਨ ਕੋ ਪੇਖਿ ਤਮਾਸਾ। ਅੰਤਹਕਾਲ ਕਰਤ ਹੈ ਨਾਸਾ। ੨। 


ਕਾਲ ਸਭਨ ਕਾ ਕਰਤ _ਪਸਾਰਾ। ਅੰਤ ਕਾਲਿ ਸੋਈ ਖਾਪਨਿਹਾਰਾ। 
ਆਪਨ ਰੂਪ _ਅਨੰਤਨ _ਧਰਹੀ। ਆਪਹਿ ਮਧਿ ਲੀਨ ਪੁਨਿ _ਕਰਹੀ। ੩। 


ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ। ਜਿਨ ਮਹਿ ਰਮਿਆ ਰਾਮੁ _ਹਮਾਰਾ। 
ਅਨਤ _ਚਤੁਰਦਸ _ਗਨਿ _ਅਵਤਾਰੁ। _ਕਹੋਂ ਜੁ _ਤਿਨ ਤਿਨ ਕੀਏ ਅਖਾਰੁ। ੪। 


ਕਾਲ ਆਪਨੋ ਨਾਮ _ਛਪਾਈ। _ਅਵਰਨ ਕੇ ਸਿਰਿ ਦੇ ਬੁਰਿਆਈ। 
ਆਪਨ ਰਹਤ ਨਿਰਾਲਮ ਜਗ _ਤੇ। ਜਾਨ ਲਏ ਜਾ ਨਾਮੈ ਤਬ ਤੇ। ੫। 


ਆਪ ਰਚੇ ਆਪੇ ਕਲ ਘਾਏ। ਅਵਰਨ ਕੇ ਦੇ ਮੂੰਡਿ ਹਤਾਏ। 
ਆਪ _ਨਿਰਾਲਮ ਰਹਾ ਨ _ਪਾਯਾ। ਤਾ ਤੇ ਨਾਮ ਬਿਅੰਤ ਕਹਾਯਾ। ੬। 


ਜੋ _ਚਉਬੀਸ ਅਵਤਾਰ ਕਹਾਏ। ਤਿਨ ਭੀ ਤੁਮ ਪ੍ਰਭ _ਤਨਿਕ ਨ ਪਾਏ। 
ਸਭ ਹੀ ਜਗ ਭਰਮੇ ਭਵਰਾਯੰ। ਤਾ ਤੇ ਨਾਮ ਬਿਅੰਤ ਕਹਾਯੰ। _੭। 


ਸਭ ਹੀ _ਛਲਤ ਨ ਆਪ ਛਲਾਯਾ। _ਤਾ ਤੇ ਛਲੀਆ ਆਪ ਕਹਾਯਾ। 
ਸੰਤਨ ਦੁਖੀ ਨਿਰਖਿ ਅਕੁਲਾਵੈ। ਦੀਨ ਬੰਧੁ ਤਾ ਤੇ _ਕਹਲਾਵੈ। ੮। 
੧. ਕੁਝ ਬੀੜਾਂ ਵਿਚ ਇਸ ਦੀ ਥਾਂ 'ਵਾਹਿਗੁਰੂ ਜੀ ਕੀ ਫਤਹਿ” ਲਿਖਿਆ ਹੈ। 


ਚੌਬੀਸ _ ਅਵਤਾਰ 


56 ` ਗੰਤਰੁਰ _ਪੁਸ਼/ਇ 
ਡੀ _ਭਨਉਤੀ ਲੀ _ਸ਼ਹ/ਟ 
ਹਣਾ ਲੱਕੀ _#%ਇੰਤਾਰ _ਟਾ ਕਥਨ 
ਪਾਤਸ਼ਾਹੀ _੧0। ਤੇਰੀ ਕ੍ਰਿਪਾ ਨਾਲ 
ਚੱਪਲਾਂ 
ਹੁਣ (ਮੈਂ) ਚੌਵੀ ਅਵਾਤਾਰਾਂ (ਦੀ ਕਥਾ) ਕਹਿੰਦਾ ਹਾਂ ਜਿਸ ਤਰ੍ਹਾਂ ਦੀ ਉਨ੍ਹਾਂ ਦੀ 
ਲੀਲਾ _('ਅਖਾਰਾ”) ਵੇਖੀ ਹੈ। _ਹੇ _ਸੰਤੋ! ਸਾਰੇ ਚਿੱਤ _ਲਗਾ ਕੇ ਸੁਣੋ, ਸਿਆਮ _(ਕਵੀ) ਨੂੰ 
(ਜਿਹੋ ਜਿਹਾ) ਚੰਗਾ _ਲਗਾ ਹੈ _ਉਸ _ਦਾ ਆਪਣੀ ਬੁੱਧੀ _ਅਨੁਸਾਰ ਵਰਣਨ _ਕੀਤਾ _ਹੈ।੧। 
ਜਦੋਂ ਜਦੋਂ (ਧਰਤੀ ਉਤੇ ਜਨਤਾ ਨੂੰ) _ਦੁਖ ਦੇਣ ਵਾਲੇ (ਅਰਿਸਟਿ”) ਬਹੁਤ ਹੋ 
ਜਾਂਦੇ _ਹਨ, ਤਦੋਂ ਤਦੋਂ (ਪਰਮਾਤਮਾ) _ਦੇਹ ਧਾਰਨ _ਕਰ ਕੇ ਅਵਤਾਰ ਲੈਂਦਾ _ਹੈ। _ਕਾਲ 
ਸਭ _ਦਾ ਤਮਾਸ਼ਾ _ਵੇਖਦਾ ਹੈ _ਅਤੇ _ਓੜਕ _ਓਹੀ (ਸਭ _ਦਾ) ਨਾਸ਼ _ਕਰਦਾ _ਹੈ।੨। 


ਕਾਲ _ਸਭ _ਦਾ ਪਸਾਰਾ _ਕਰਦਾ _ਹੈ। _ਅੰਤ _ਕਾਲ ਹੀ __ਸਭ ਨੂੰ _ਖਪਾਉਣ _ਵਾਲਾ 
ਹੈ। ਆਪਣੇ ਤੋਂ ਅਨੰਤ ਰੂਪ ਧਾਰਨ _ਕਰਦਾ ਹੈ, ਫਿਰ ਆਪਣੇ ਵਿਚ ਹੀ (ਸਭ ਨੂੰ) ਲੀਨ 
ਕਰ _ ਲੈਂਦਾ _ਹੈ।੩। 

ਇਨ੍ਹਾਂ (ਅਵਤਾਰਾਂ) ਵਿਚੋਂ ਸ੍ਰਿਸ਼ਟੀ ਉਤੇ __ਦਸ ਅਵਤਾਰ _(ਹੋਏ ਹਨ) ਜਿਨ੍ਹਾਂ ਵਿਚ 
ਸਾਡਾ ਪਰ੍ਭੂ (ਰਾਮ) ਰਮਣ _ਕਰ ਰਿਹਾ ਹੈ। ਇਨ੍ਹਾਂ ਤੋਂ ਭਿੰਨ ਚੌਦਾਂ ਅਵਤਾਰ (ਹੋਰ ਵੀ) 
ਗਿਣੇ _ਗਏ _ਹਨ। ਉਨ੍ਹਾਂ ਕੀ ਕੀ ਲੀਲਾ _ਕੀਤੀ _(ਉਸ _ਦਾ) ਕਥਨ _ਕਰਦਾ _ਹਾਂ।੪। 

ਕਾਲ ਆਪਣਾ ਨਾਮ _ਲੁਕਾ ਕੇ (ਸਾਰੀ ਕਾਰਵਾਈ ਖੁਦ ਕਰਦਾ ਹੈ, ਪਰ) ਬੁਰਿਆਈ 
ਹੋਰਨਾਂ ਦੇ ਸਿਰ ਦਿੰਦਾ ਹੈ। ਆਪ ਜਗਤ ਤੋ _ਨਿਰਲਿਪਤ ਰਹਿੰਦਾ ਹੈ। (ਮੈਂ) ਉਦੋਂ ਤੋਂ ਹੀ 
(ਇਹ ਸਭ _ਕੁਝ) ਜਾਣ ਲਿਆ, ਜਦੋਂ ਤੋਂ (ਇਨ੍ਹਾਂ ਦਾ) ਨਾਮ ਧਰਿਆ _ਗਿਆ।੫। 

ਕਾਲ ਆਪ ਹੀ ਰਚਦਾ ਹੈ ਅਤੇ ਆਪ ਹੀ ਮਾਰਦਾ ਹੈ। (ਪਰ) ਦੂਜਿਆਂ ਦੇ ਸਿਰ 
ਮੜ੍ਹ ਕੇ (ਉਨ੍ਹਾਂ ਨੂੰ) _ਮਰਵਾਉਂਦਾ ਹੈ। _(ਉਹ) ਆਪ (ਹਰ ਗੱਲ ਤੋਂ) ਨਿਰਲੇਪ ਰਹਿੰਦਾ 
ਹੈ (ਪਰ ਇਸ ਭੇਦ ਨੂੰ ਕੋਈ) ਨਹੀਂ ਪਾ ਸਕਿਆ। ਇਸੇ ਕਰਕੇ (ਉਸ ਨੂੰ) ਬੇਅੰਤ” ਕਿਹਾ 
ਜਾਂਦਾ _ਹੈ।੬। 

(ਜਗਤ _ਵਿਚ) ਜੋ ਚੌਵੀ ਅਵਤਾਰ _ਅਖਵਾਏ _ਹਨ, ਹੇ _ ਪ੍ਰਭੂ! ਉਨ੍ਹਾਂ ਨੇ ਵੀ ਤੈਨੂੰ 
ਜ਼ਰਾ _ਜਿੰਨਾ ਨਹੀਂ ਪਾਇਆ _(ਸਮਝਿਆ)। (ਤੁਸੀਂ) ਸਾਰਾ ਜਗਤ _ ਭਰਮਾਂ ਵਿਚ ਭੁਲਾਇਆ 
ਹੋਇਆ ਹੈ, ਇਸੇ ਲਈ ਤੁਹਾਡਾ ਨਾਂ ਬੇਅੰਤ” ਕਿਹਾ ਜਾਂਦਾ _ਹੈ।੭। 

ਸਭ ਨੂੰ _ਛਲਦਾ ਹੈ, ਪਰ ਆਪ (ਕਿਸੇ ਤੋਂ) ਛਲਿਆ ਨਹੀਂ ਜਾਂਦਾ। ਇਸੇ ਲਈ 
ਆਪਣੇ ਆਪ ਨੂੰ _'ਛਲੀਆ” ਅਖਵਾਉਂਦਾ ਹੈ। _ ਸੰਤਾਂ ਨੂੰ ਦੁਖੀ ਵੇਖ _ਕੇ _ਘਬਰਾ ਜਾਂਦਾ ਹੈ, 
ਇਸੇ ਲਈ _ “ਦੀਨ _ਬੰਧੁ” _ ਅਖਵਾਉਂਦਾ _ਹੈ।੮। 


੨0੮ 


ਸੀ _ਦਸਮ-ਗ੍ਰੰਥ _ਸਾਹਿਬ 


ਅੰਤਿ ਕਰਤ ਸਭ ਜਗ _ਕੋ_ਕਾਲਾ। ਨਾਮੁ ਕਾਲ ਤਾਤੇ ਜਗ _ਡਾਲਾ। 
ਸਮੈ ਸੰਤ ਪਰ ਹੋਤ ਸਹਾਈ। ਤਾਤੇ ਸੰਖ੍ਯਾ ਸੰਤ ਸੁਨਾਈ। ੯। 


ਨਿਰਖਿ ਦੀਨ ਪਰ ਹੋਤ ਦਿਆਰਾ। ਦੀਨ ਬੰਧੁ _ਹਮ ਤਬੈ _ਬਿਚਾਰਾ। 
ਸੰਤਨ ਪਰ ਕਰੁਣਾ ਰਸੁ ਢਰਈ। ਕਰੁਣਾ ਨਿਧਿ ਜਗ ਤਬੈ _ਉਚਰਈ। _੧0। 


ਸੰਕਟ _ਹਰਤ _ਸਾਧਵਨ _ਸਦਾ। ਸੰਕਟ ਹਰਨ ਨਾਮੁ _ਭਯੋ _ਤਦਾ। 
ਦੁਖ _ਦਾਹਤ ਸੰਤਨ ਕੇ ਆਯੋ। ਦੁਖ _ਦਾਹਨ ਪਰ੍ਭ _ਤਦਿਨ ਕਹਾਯੋ। _੧੧। 
ਰਹਾ ਅਨੰਤ ਅੰਤ ਨਹੀ _ਪਾਯੋ। ਯਾ ਤੇ ਨਾਮੁ ਬਿਅੰਤ ਕਹਾਯੋ। 
ਜਗ ਮੋ ਰੂਪ ਸਭਨ ਕੈ _ਧਰਤਾ। ਯਾ ਤੇ ਨਾਮੁ _ਬਖਨੀਯਤ _ਕਰਤਾ। _੧੨। 


ਕਿਨਹੂੰ ਕਹੂੰ ਨ ਤਾਹਿ ਲਖਾਯੋ। ਇਹ _ਕਰਿ ਨਾਮ ਅਲਖ _ਕਹਾਯੋ। 
ਜੋਨਿ ਜਗਤ ਮੈ ਕਬਹੂੰ ਨ _ਆਯਾ। ਯਾ_ਤੇ ਸਭੋ _ਅਜੋਨ _ਬਤਾਯਾ। _੧੩। 


ਬੁਹਮਾਦਿਕ ਸਬ ਹੀ _ਪਚਿ ਹਾਰੇ। _ਬਿਸਨ _ਮਹੇਸਵਰ ਕਉਨ ਬਿਚਾਰੇ। 
ਚੰਦ ਸੂਰ ਜਿਨਿ ਕਰੇ _ਬਿਚਾਰਾ। _ਤਾਤੇ ਜਨੀਯਤ _ਹੈ _ਕਰਤਾਰਾ। _੧੪। 


ਸਦਾ _ਅਭੇਖ _ਅਭੇਖੀ ਰਹਈ। _ਤਾਤੇ ਜਗਤ _ਅਭੇਖੀ ਕਹਈ। 
ਅਲਖ ਰੂਪ _ਕਿਨਹੂੰ _ਨਹਿ _ਜਾਨਾ। _ਤਿਹਕਰ _ਜਾਤ _ਅਲੇਖ _ਬਖਾਨਾ। _੧੫। 


ਰੂਪ ਅਨੂਪ ਸਰੂਪ _ਅਪਾਰਾ। ਭੇਖ ਅਭੇਖ ਸਭਨ ਤੇ _ਨਿਆਰਾ। 
ਦਾਇਕ ਸਭੋ _ਅਜਾਚੀ ਸਭ _ਤੇ। ਜਾਨ ਲਯੋ ਕਰਤਾ ਹਮ ਤਬ ਤੇ। ੧੬। 


ਲਗਨ _ਸਗਨ ਤੇ ਰਹਤ _ਨਿਰਾਲਮ। ਹੈ ਯਹ ਕਥਾ ਜਗਤ ਮੈ _ਮਾਲਮ। 
ਜੰਤੂ ਮੰਤੁ _ਤੰਤੁ _ਨ_ਰਿਝਾਯਾ। ਭੇਖ ਕਰਤ _ਕਿਨਹੂੰ ਨਹਿ _ਪਾਯਾ। _੧੭। 


ਜਗ ਆਪਨ ਆਪਨ _ਉਰਝਾਨਾ। ਪਾਰਬ੍ਰਹਮ _ਕਾਹੂੰ ਨ __ਪਛਾਨਾ। 
ਇਕ _ਮੜੀਅਨ _ਕਬਰਨ ਵੇ _ਜਾਹੀ। ਦੁਹੂੰਅਨ ਮੈ ਪਰਮੇਸਰ _ਨਾਹੀ। _੧੮। 


ਏ ਦੋਊ ਮੋਹ ਬਾਦ ਮੋ ਪਚੇ। ਤਿਨ ਤੇ ਨਾਥ ਨਿਰਾਲੇ ਬਚੇ। 
ਜਾ ਤੇ ਛੁਟਿ ਗਯੋ ਭੂਮ ਉਰ ਕਾ। ਤਿਹ ਆਗੈ ਹਿੰਦੂ ਕਿਆ ਤੁਰਕਾ। ੧੯। 


ਚੌਬੀਸ ਅਵਤਾਰ ੨0੮ 


(ਤੂੰ ਹੀ) ਅੰਤ ਵਿਚ ਸਾਰੇ ਜਗਤ _ਦਾ ਨਾਸ਼ ਕਰਦਾ ਹੈਂ, __ਇਸੇ ਕਰਕੇ ਜਗਤ ਨੇ 
(ਤੇਰਾ) ਨਾਮ ਕਾਲ” ਰਖ ਦਿੱਤਾ ਹੈ। (ਸੰਕਟ ਦੇ) ਸਮੇਂ (ਤੂੰ) ਸੰਤਾਂ ਦਾ ਸਹਾਈ ਹੁੰਦਾ ਹੈਂ, 
ਇਸ ਕਰ ਕੇ (ਤੇਰੀ) ਸੰਗਿਆ ਸੰਤ” ਸੁਣੀ ਜਾਂਦੀ ਹੈ।੯। 

(ਤੈਨੂੰ) _ਦੀਨਾਂ _ਉਤੇ ਦਿਆਲ _ਹੁੰਦਾ _ਵੇਖਕੇ _ਤਦੇ ਤੇਰਾ ਨਾਂ ਅਸੀਂ __'ਦੀਨਬੰਧੁ” 
ਵਿਚਾਰਿਆ ਹੈ। ਸੰਤਾਂ ਉਤੇ (ਤੂੰ) ਕਰੁਣਾ ਦੀ ਭਾਵਨਾ ਨਾਲ ਦ੍ਰਵਿਤ ਹੁੰਦਾ ਹੈਂ, ਇਸੇ ਲਈ 
ਜਗਤ _ ਤੈਨੂੰ _'ਕਰੁਣਾਨਿਧੀ” _ਉਚਾਰਦਾ _ਹੈ।੧0। 

(ਤੂੰ) ਸਦਾ ਸਾਧਾਂ ਦੇ ਸੰਕਟ ਹਰਦਾ ਹੈ, ਤਦੇ ਹੀ (ਤੇਰਾ) ਨਾਂ _'ਸੰਕਟ-ਹਰਨ” ਪ੍ਰਸਿੱਧ 
ਹੋਇਆ ਹੈ। (ਤੂੰ) ਸੰਤਾਂ ਦੇ ਦੁਖ (ਸ਼ੁਰੂ ਤੋਂ ਹੋ _ ਹੀ) ਸਾੜਦਾ ਆਇਆ ਹੈਂ, ਉਸ ਦਿਨ ਤੋਂ, ਹੇ 
ਪ੍ਰਭੂ! (ਤੂੰ) “ਦੁਖ-ਦਾਹਨ” _ਅਖਾਉਂਦਾ ਹੈੱ।੧੧। 

(ਤੂੰ) ਅਨੰਤ (ਹੋ ਕੇ _ ਵਿਚਰ) ਰਿਹਾ ਹੈੱ_(ਪਰ ਕਿਸੇ ਨੇ ਤੇਰਾ) ਅੰਤ ਨਹੀਂ ਪਾਇਆ 
ਹੈ, ਤਾਂ ਤੇ (ਤੇਰਾ) ਨਾਂ “ਬੇਅੰਤ” ਪ੍ਰਚਲਿਤ ਹੋਇਆ ਹੈ। ਜਗਤ ਵਿਚ (ਤੂੰ) ਸਾਰਿਆਂ ਦੇ ਰੂਪ 
ਧਰਦਾ ਹੈਂ, ਇਸ ਲਈ (ਤੇਰਾ) ਨਾਂ “ਕਰਤਾ” ਕਿਹਾ ਜਾਂਦਾ ਹੈ।੧੨। 

(ਉਸ ਨੇ) ਕਦੇ ਵੀ ਕਿਸੇ ਨੂੰ (ਆਪਣਾ ਆਪ) ਨਹੀਂ ਜਣਾਇਆ, ਇਸ _ਕਰਕੇ 


(ਉਸ ਦਾ) ਨਾਂ “ਅਲਖ” ਕਿਹਾ ਜਾਂਦਾ ਹੈ। _(ਉਹ) ਕੋਈ ਜੂਨ ਧਾਰ ਕੇ ਜਗਤ _ਵਿਚ ਕਦੇ 
ਨਹੀਂ ਆਇਆ, ਇਸ _ਲਈ _ਸਭ _ਨੇ _(ਉਸ ਨੂੰ) 'ਅਜੋਨ” _ਦਸਿਆ _ਹੈ।੧੩। 

ਬੁਹਮਾ ਆਦਿ ਸਾਰੇ (ਉਸ ਦਾ ਗੁਣ ਗਾਉਂਦੇ) ਥਕ ਗਏ ਹਨ, (ਉਸ ਦੇ ਸਾਹਮਣੇ) 
ਵਿਸ਼ਣੂ ਅਤੇ ਸ਼ਿਵ _ਕੌਣ ਵਿਚਾਰੇ _ਹਨ। _ਚੰਦੂਮਾ ਅਤੇ _ਸੂਰਜ ਨੂੰ _(ਜਿਸ ਨੇ) _ਵਿਚਾਰਪੂਰਵਕ 
ਸਿਰਜਿਆ ਹੈ, ਇਸ ਲਈ (ਉਸ ਨੂੰ) “ਕਰਤਾਰ” ਕਰ ਕੇ ਜਾਣਿਆ ਜਾਂਦਾ _ਹੈ।੧੪। 

(ਤੂੰ) ਸਦਾ ਭੇਖ ਰਹਿਤ ਹੈੱ_ ਅਤੇ _ਅਭੇਖੀ ਹੀ _ਰਹੇਂਗਾ। ਇਸ _ਲਈ ਜਗਤ (ਤੈਨੂੰ) 
'ਅਭੇਖੀ” ਕਹਿੰਦਾ ਹੈ। (ਤੂੰ) ਅਲੱਖ ਰੂਪ ਹੈਂ, (ਅਜੇ ਤਕ) ਤੈਨੂੰ ਕਿਸੇ ਨਹੀਂ ਜਾਣਿਆ, ਇਸ 
ਲਈ (ਤੂੰ) 'ਅਲੇਖ” ਕਰ _ਕੇ ਜਾਣਿਆ ਜਾਂਦਾ ਹੈ।੧੫। 

(ਤੇਰਾ) ਰੂਪ ਅਨੂਪਮ ਹੈ ਅਤੇ _ਸਰੂਪ ਅਪਾਰ ਹੈ, ਭੇਖ ਤੋਂ ਰਹਿਤ ਅਤੇ _ਸਭ ਤੋਂ 
ਨਿਆਰਾ ਹੈੱ। ਸਭ ਨੂੰ ਦੇਣ ਵਾਲਾ ਹੈਂ, ਅਤੇ ਸਭ ਤੋਂ (ਖ਼ੁਦ) ਅਜਾਚਕ ਹੈ, ਤਦੋਂ ਤੋਂ ਅਸੀਂ 


(ਤੈਨੂੰ) ਕਰਤਾ” ਜਾਣ _ਲਿਆ _ਹੈ।੧੬। 

(ਤੂੰ) ਲਗਨ _ਅਤੇ _ਸਗਨ ਤੋਂ ਨਿਰਲੇਪ ਰਹਿੰਦਾ ਹੈਂ, ਇਹ ਗੱਲ ਸਾਰੇ __ਜਗਤ ਨੂੰ 
ਪਤਾ ਹੈ। (ਤੂੰ) ਜੰਤਰ ਮੰਤਰ ਤੰਤਰ ਨਾਲ ਖੁਸ਼ ਨਹੀਂ ਹੁੰਦਾ ਅਤੇ ਭੇਖ ਕਰਨ ਵਾਲੇ ਕਿਸੇ ਨੇ 
ਵੀ (ਤੈਨੂੰ) ਪ੍ਰਾਪਤ _ਨਹੀਂ__ਕੀਤਾ।੧੭। 

ਜਗਤ ਆਪਣੇ ਆਪ ਵਿਚ ਉਲਝਿਆ ਪਿਆ ਹੈ, (ਇਸ ਲਈ) ਕਿਸੇ ਨੇ ਵੀ 
ਪਾਰਬ੍ਰਹਮ ਨੂੰ ਨਹੀਂ _ਪਛਾਣਿਆ। ਇਕ ਮੜ੍ਹੀਆਂ (ਪੂਜਦੇ ਹਨ ਅਤੇ) ਦੂਜੇ __ਕਬਰਾਂ ਵਿਚ 


ਜਾਂਦੇ ਹਨ, ਪਰ ਇਨ੍ਹਾਂ ਦੋਹੀਂ (ਥਾਈਂ) ਪਰਮੇਸ਼ਵਰ ਨਹੀਂ _ਹੈ।੧੮। 


ਇਹ (ਹਿੰਦੂ _ਅਤੇ ਮੁਸਲਮਾਨ) ਦੋਵੇਂ ਮੋਹ _ਅਤੇ ਵਾਦ-ਵਿਵਾਦ ਵਿਚ _ਉਲਝੇ ਹੋਏ 
ਹਨ। ਇਨ੍ਹਾਂ _ਤੋਂ _ਪਰਮਸੱਤਾ ਨਿਰਾਲੀ ਹੈ (ਅਰਥਾਤ ਇਨ੍ਹਾਂ ਦੇ ਪ੍ਰਭਾਵ ਤੋਂ ਬਚੀ ਹੋਈ ਹੈ)। 
ਜਿੰਨ੍ਹਾਂ ਦੇ ਮਨ ਤੋਂ ਭਰਮ ਮਿਟ ਗਿਆ ਹੈ, ਉਨ੍ਹਾਂ ਲਈ ਨ ਕੋਈ ਹਿੰਦੂ ਹੈ ਅਤੇ ਨ ਹੀ 


ਤਰਕ।੧੯। 


੨0੮੯ 


ਸੀ _ਦਸਮ-ਗ੍ਰੰਥ _ਸਾਹਿਬ 


ਇਕ _ਤਸਬੀ ਇਕ ਮਾਲਾ _ਧਰਹੀ। ਏਕ ਕੁਰਾਨ ਪੁਰਾਨ ਉਚਰਹੀ। 
ਕਰਤ ਬਿਰੁਧ ਗਏ ਮਰਿ ਮੂੜਾ। ਪ੍ਰਭ ਕੋ ਰੰਗੁ ਨ ਲਾਗਾ _ਗੂੜਾ। ੨0। 


ਜੋ ਜੋ ਰੰਗ ਏਕ ਕੇ ਰਾਚੇ। ਤੇ ਤੇ ਲੋਕ ਲਾਜ ਤਜਿ ਨਾਚੇ। 
ਆਦਿ ਪੁਰਖ ਜਿਨਿ ਏਕੁ _ਪਛਾਨਾ। ਦੁਤੀਆ ਭਾਵ ਨ ਮਨ ਮਹਿ ਆਨਾ। ੨੧। 


ਜੋ ਜੋ ਭਾਵ ਦੁਤਿਯ ਮਹਿ ਰਾਚੇ। ਤੇ ਤੇ ਮੀਤ ਮਿਲਨ ਤੇ ਬਾਚੇ। 
ਏਕ ਪੁਰੁਖ ਜਿਨਿ ਨੈਕ _ਪਛਾਨਾ। ਤਿਨ ਹੀ ਪਰਮ _ਤਤ ਕਹ _ਜਾਨਾ। ੨੨। 


ਜੋਗੀ ਸੈਨਿਆਸੀ ਹੈ ਜੇਤੇ। ਮੁੰਡੀਆ ਮੁਸਲਮਾਨ ਗਨ ਕੇਤੇ। 
ਭੇਖ ਧਰੇ ਲੂਟਤ _ਸੰਸਾਰਾ। ਛਪਤ ਸਾਧੁ ਜਿਹ ਨਾਮੁ ਆਧਾਰਾ। ੨੩। 


ਪੇਟ ਹੇਤੁ ਨਰ ਡਿੰਭੁ ਦਿਖਾਹੀ। ਡਿੰਭ ਕਰੇ ਬਿਨੁ ਪਈਯਤ ਨਾਹੀ। 
ਜਿਨ ਨਰ ਏਕ ਪੁਰਖ ਕਹ __ਧਿਆਯੋ। ਤਿਨ ਕਰਿ ਡਿੰਭ ਨ ਕਿਸੀ ਦਿਖਾਯੋ। ੨੪੧ 


ਡਿੰਭ ਕਰੇ ਬਿਨੁ ਹਾਥਿ ਨ ਆਵੈ। ਕੋਊ ਨ ਕਾਹੂ ਸੀਸ ਨਿਵਾਵੈ। 
ਜੋ ਇਹੁ ਪੇਟ ਨ ਕਾਹੂ ਹੋਤਾ। ਰਾਵ ਰੰਕ ਕਾਹੂੰ ਕੋ _ਕਹਤਾ। ੨੫। 


ਜਿਨ ਪੁਭੁ ਏਕ ਵਹੈ ਠਹਰਾਯੋ। ਤਿਨ ਕਰ ਡਿੰਭ ਨ_ਕਿਸੂ ਦਿਖਾਯੋ। 
ਸੀਸ ਦੀਯੋ ਉਨ _ਸਿਰਰ ਨ ਦੀਨਾ। _ਰੰਚ ਸਮਾਨ ਦੇਹ ਕਰਿ _ਚੀਨਾ। ੨੬। 


ਕਾਨ ਛੇਦ ਜੋਗੀ ਕਹਵਾਯੋ। ਅਤਿ ਪਰਪੰਚ ਕਰ _ਬਨਹਿ _ਸਿਧਾਯੋ। 
ਏਕ ਨਾਮੁ ਕੋ ਤਤੁ ਨ ਲਯੋ। ਬਨ ਕੋ ਭਯੋ ਨ ਗ੍ਰਿਹ ਕੋ ਭਯੋ। ੨੭। 


ਕਹਾ ਲਗੈ ਕਬਿ ਕਥੈ _ਬਿਚਾਰਾ। ਰਸਨਾ ਏਕ ਨ _ਪਇਯਤ ਪਾਰਾ। 
ਜਿਹਬਾ ਕੋਟਿ ਕੋਟਿ ਕੋਊ ਧਰੈ। ਗੁਣ ਸਮੁੰਦਰ ਤਰ ਪਾਰ ਨ ਪਰੈ। ੨੮। 


ਪ੍ਰਥਮ _ਕਾਲ ਸਭ ਜਗ ਕੋ_ਤਾਤਾ। ਤਾ ਤੇ ਭਯੋ ਤੇਜ ਬਿਖ੍ਯਾਤਾ। 
ਸੋਈ ਭਵਾਨੀ ਨਾਮੁ _ਕਹਾਈ। ਜਿਨਿ _ਸਿਗਰੀ ਯਹ ਸ੍ਰਿਸਟਿ ਉਪਾਈ। _੨੯। 


ਪ੍ਰਿਥਮੇ ਓਅੰਕਾਰ ਤਿਨਿ ਕਹਾ। ਸੋ_ਧੁਨਿ ਪੂਰ ਜਗਤ ਮੋ _ਰਹਾ। 
ਤਾ ਤੇ ਜਗਤ ਭਯੋ _ਬਿਸਥਾਰਾ। ਪੁਰਖੁ ਪ੍ਰਕ੍ਰਿਤਿ ਜਬ ਦੁਹੂ _ਬਿਚਾਰਾ। ੩0। 


ਚੌਬੀਸ ਅਵਤਾਰ ੨0੮੯ 


ਇਕ (ਪਾਸੇ ਮੁਸਲਮਾਨਾਂ ਨੇ) _ਤਸਬੀ _ਧਾਰਨ _ਕੀਤੀ ਹੋਈ ਹੈ ਅਤੇ ਦੂਜੇ _(ਪਾਸੇ 
ਹਿੰਦੂਆਂ ਨੇ) ਮਾਲਾ। ਇਕ _ਕੁਰਾਨ ਅਤੇ (ਦੂਜੇ) ਪੁਰਾਣ ਪੜ੍ਹਦੇ ਹਨ। ਆਪਸ ਵਿਚ ਵਿਰੋਧ 
ਕਰਦੇ ਹੀ ਮੂਰਖ ਮਰ ਰਹੇ _ਹਨ। (ਇਨ੍ਹਾਂ ਵਿਚੋਂ ਕਿਸੇ ਨੂੰ ਵੀ) ਪ੍ਰਭੂ ਦੇ (ਪ੍ਰੇਮ ਦਾ) ਗੂੜ੍ਹਾ 
ਰੰਗ ਨਹੀਂ ਚੜ੍ਹਿਆ।੨0। 

ਜੋ ਜੋ ਇਕ (ਪਰਮ ਸੱਤਾ) ਦੇ ਪ੍ਰੇਮ ਵਿਚ ਮਗਨ ਹੋਂ ਗਏ ਹਨ, ਉਹ ਸਾਰੇ ਲੋਕ 
ਲਾਜ ਤੋਂ ਉਚੇ ਉਠ ਕੇ (ਬ੍ਰਹਮ ਆਨੰਦ ਵਿਚ) ਝੂਮ ਰਹੇ _ਹਨ। ਜਿਨ੍ਹਾਂ ਨੇ ਇਕ ਆਦਿ ਪੁਰਖ 
ਨੂੰ ਪਛਾਣ ਲਿਆ ਹੈ, (ਉਨ੍ਹਾਂ ਨੇ) ਦ੍ਰੈਤ ਭਾਵ ਨੂੰ ਮਨ ਵਿਚ ਨਹੀਂ _ਲਿਆਉਂਦਾ।੨੧। 


ਜਿਹੜੇ ਜਿਹੜੇ ਦੈਤ ਭਾਵ ਵਿਚ _ਰੁਝੇ ਹੋਏ ਹਨ, _ਉਹ _ਸਾਰੇ _ਪਰਮ-ਮਿਤਰ 
ਮਿਲਣ ਤੋਂ ਵਾਂਝੇ _ਹਨ। ਜਿਨ੍ਹਾਂ ਨੇ ਇਕ ਪੁਰਸ਼ ਨੂੰ ਜ਼ਰਾ ਜਿੰਨਾ ਵੀ ਪਛਾਣਿਆ ਹੈ, ਉਨ੍ਹਾਂ 
ਹੀ _ਪਰਮ-ਤਤ੍ਹ ਨੂੰ ਜਾਣ _ਲਿਆ _ਹੈ।੨੨। 

ਜਿੰਨੇ ਵੀ _ਯੋਗੀਆਂ, _ਸੰਨਿਆਸੀਆਂ, ਮੁੰਡੀਆਂ (ਸਰੇਵੜਿਆਂ) ਅਤੇ ਮੁਸਲਮਾਨਾਂ ਦੇ 
ਦਲ ਹਨ, (ਸਾਰੇ) ਭੇਖ ਧਾਰ ਕੇ ਸੰਸਾਰ ਨੂੰ ਲੁਟ ਰਹੇ ਹਨ। ਜਿਸ ਸਾਧ ਨੂੰ ਨਾਮ ਦਾ ਆਧਾਰ 
ਹੈ, ਉਹ ਲੁਕਿਆ ਹੀ ਰਹਿੰਦਾ ਹੈ।੨੩। 

(ਇਹ) ਪੁਰਸ਼ ਪੇਟ ਲਈ ਪਾਖੰਡ _('ਡਿੰਭ”) ਕਰਕੇ ਵਿਖਾਉਂਦੇ ਹਨ ਕਿਉਂਕਿ ਪਾਖੰਡ 
ਕੀਤੇ ਬਿਨਾ (ਧਨ) ਪ੍ਰਾਪਤ ਨਹੀਂ _ਹੁੰਦਾ। ਜਿਸ ਪੁਰਸ਼ ਨੇ ਇਕ _ਪਰਮ-ਪੁਰਸ਼ ਨੂੰ ਧਿਆਇਆ 
ਹੈ, ਉਨ੍ਹਾਂ ਨੇ ਪਾਖੰਡ ਕਰਕੇ ਕਿਸੇ ਨੂੰ ਵੀ ਨਹੀਂ ਵਿਖਾਇਆ।੨੪। 

ਪਾਖੰਡ ਕੀਤੇ ਬਿਨਾ (ਧਨ) ਹੱਥ ਨਹੀਂ ਲਗਦਾ ਅਤੇ ਕੋਈ ਵੀ ਕਿਸੇ ਨੂੰ ਸੀਸ ਨਹੀਂ 
ਝੁਕਾਉਂਦਾ। ਜੇ _ਕਿਤੇ ਇਹ ਪੇਟ ਨ ਹੁੰਦਾ ਤਾਂ (ਕੋਈ) ਕਿਸੇ ਨੂੰ ਰਾਜਾ ਅਤੇ ਰੰਕ ਕਿਉਂ 
ਕਹਹੰਦਾ?।੨੫। 

ਜਿਨ੍ਹਾਂ ਨੇ ਕੇਵਲ ਉਸੇ ਇਕ ਪ੍ਰਭੁ ਨੂੰ (ਆਪਣਾ ਸੁਆਮੀ) ਠਹਿਰਾਇਆ ਹੈ, ਉਨ੍ਹਾਂ ਨੇ 
ਕਿਸੇ ਨੂੰ ਪਾਖੰਡ ਕਰ ਕੇ ਨਹੀਂ ਵਿਖਾਇਆ। ਉਨ੍ਹਾਂ ਨੇ ਸਿਰ ਦੇ ਦਿੱਤਾ ਪਰ ਸਿਰੜ ਨਹੀਂ 
ਦਿੱਤਾ ਅਤੇ _ਕਿਣਕੇ ਸਮਾਨ ਦੇਹ ਨੂੰ _ਸਮਝਿਆ।੨੬। 


(ਕੋਈ) ਕੰਨਾਂ ਨੂੰ ਪੜਵਾ ਕੇ ਯੋਗੀ ਅਖਵਾਉਂਦਾ ਹੈ, ਬਹੁਤ ਪ੍ਰਪੰਚ (ਪਾਖੰਡ _ਪੂਰਨ 


੨ ॥2੧੨ 


ਵਿਖਾਵਾ) ਕਰਕੇ _ਬਨ ਨੂੰ ਚਲਾ ਜਾਂਦਾ ਹੈ। (ਉਸ ਨੇ) ਇਕ ਨਾਮ ਦੇ ਤੱਤ੍ਹ ਨੂੰ ਨਹੀਂ 
ਜਾਣਿਆ, (ਫਲਸਰੂਪ) ਉਹ ਨ ਘਰ ਦਾ ਰਿਹਾ ਅਤੇ ਨ ਹੀ ਬਨ ਦਾ ਰਿਹਾ।੨੭। 

ਕਿਥੋਂ ਤਕ _ਕਵੀ _(ਰਚੈਤਾ) _ਵਿਚਾਰ-ਪੂਰਵਕ _ਕਹੇ। _ਜੀਭ (ਕੇਵਲ) ਇਕ ਹੈ (ਇਸ 
ਲਈ ਪ੍ਰਭੂ ਦਾ) ਅੰਤ ਨਹੀਂ ਪਾਇਆ ਜਾ __ਸਕਦਾ। (ਭਾਵੇਂ) ਕੋਈ ਕਰੋੜਾਂ _ਜੀਭਾਂ ਧਾਰਨ _ਕਰ 
ਲਵੇ (ਤਾਂ ਵੀ) ਤੇਰੇ _ ਗੁਣਾਂ ਦੇ ਸਮੰਦਰ ਦਾ ਪਾਰ ਨਹੀਂ ਪਾਇਆ ਜਾਂ _ਸਕਦਾ।੨੮। 

ਸ਼ੁਰੂ ਦੇ ਸਮੇਂ ਵਿਚ ਕਾਲ (ਪਰਮਾਤਮਾ) ਹੀ ਸਾਰੇ ਜਗਤ _ਦਾ ਪਿਤਾ _ਸੀ। ਉਸੇ ਤੋਂ 
ਤੇਜ ਦਾ ਪ੍ਰਗਟਾਵਾ ਹੋਇਆ। _ਉਹੀ “ਭਵਾਨੀ” ਨਾਂ ਨਾਲ ਜਾਣਿਆ ਜਾਣ ਲਗਿਆ, ਜਿਸ ਨੇ 
ਇਸ ਸਾਰੀ ਸ੍ਰਿਸ਼ਟੀ ਦੀ _ਉਤਪੱਤੀ _ਕੀਤੀ।੨੯। 

ਸਭ ਤੋਂ ਪਹਿਲਾਂ ਉਸ ਨੇ “ਓਅੰਕਾਰ” (ਸ਼ਬਦ) _ਕਿਹਾ। _ਉਹ ਧੁਨੀ ਸਾਰੇ __ ਜਗਤ 
ਵਿਚ ਪਸਰ _ਗਈ। _ਉਸ ਤੋਂ ਜਗਤ ਦਾ ਵਿਸਤਾਰ ਹੋਇਆ। (ਇਨ੍ਹਾਂ) ਦੋਹਾਂ ਨੂੰ ਜਦੋਂ ਪੁਰਖ 
(ਓਅੰਕਾਰ) ਅਤੇ ਪੂਕ੍ਰਿਤੀ (ਤੇਜ) ਵਜੋਂ ਵਿਚਾਰਿਆ _ਗਿਆ।੩0। 


੨੧0 


ਸੀ _ਦਸਮ-ਗ੍ਰੰਥ _ਸਾਹਿਬ 


ਜਗਤ ਭਯੋ _ਤਾਤੇ ਸਭ _ਜਨੀਯਤ। _ਚਾਰ _ਖਾਨਿ _ਕਰਿ ਪ੍ਰਗਟ _ਬਖਨੀਯਤ। 
ਸਕਤਿ _ਇਤੀ ਨਹੀ ਬਰਨ _ਸੁਨਾਊ। ਭਿੰਨ ਭਿੰਨ ਕਰਿ ਨਾਮ _ਬਤਾਉ। _੩੧। 


ਬਲੀ _ਅਬਲੀ ਦੋਊ ਉਪਜਾਏ। _ਊਚ ਨੀਚ _ਕਰਿ ਭਿੰਨ ਦਿਖਾਏ। 
ਬਪੁ ਧਰਿ ਕਾਲ ਬਲੀ _ਬਲਵਾਨਾ। _ਆਪਹਿ ਰੂਪ ਧਰਤ ਭਯੋ _ਨਾਨਾ। _੩੨। 


ਭਿੰਨ ਭਿੰਨ ਜਿਮੁ ਦੇਹ ਧਰਾਏ। ਤਿਮੁ ਤਿਮੁ ਕਰ ਅਵਤਾਰ ਕਹਾਏ। 
ਪਰਮ ਰੂਪ ਜੋ ਏਕ ਕਹਾਯੋ। ਅੰਤਿ ਸਭੋ ਤਿਹ ਮਧਿ ਮਿਲਾਯੋ। ੩੩। 


ਜਿਤਿਕ ਜਗਤਿ ਕੈ ਜੀਵ ਬਖਾਨੋ। ਏਕ ਜੋਤਿ ਸਭ ਹੀ ਮਹਿ _ਜਾਨੋ। 
ਕਾਲ ਰੂਪ ਭਗਵਾਨ ਭਨੈਂਬੋ। ਤਾ ਮਹਿ ਲੀਨ ਜਗਤਿ ਸਭ ਹ੍ਹੈਬੋ। ੩੪। 


ਜੋ ਕਿਛੁ _ਦਿਸਟਿ ਅਗੋਚਰ ਆਵਤ। _ਤਾ ਕਹੁ ਮਨ ਮਾਯਾ _ਠਹਰਾਵਤ। 
ਏਕਹਿ ਆਪ ਸਭਨ ਮੋ _ਬਿਆਪਾ। ਸਭ ਕੋਈ ਭਿੰਨ ਭਿੰਨ ਕਰ ਥਾਪਾ। ੩੫। 


ਸਭ ਹੀ ਮਹਿ ਰਮ ਰਹਿਯੋ ਅਲੇਖਾ। ਮਾਗਤ ਭਿੰਨ ਭਿੰਨ ਤੇ ਲੇਖਾ। 
ਜਿਨ ਨਰ ਏਕ ਵਹੈ ਠਹਰਾਯੋ। ਤਿਨ ਹੀ ਪਰਮ ਤਤੁ ਕਹੁ ਪਾਯੋ। ੩੬। 


ਏਕਹ ਰੂਪ ਅਨੂਪ ਸਰੂਪਾ। ਰੰਕ ਭਯੋ ਰਾਵ ਕਹੂੰ ਭੂਪਾ। 
ਭਿੰਨ ਭਿੰਨ ਸਭਹਨ ਉਰਝਾਯੋਂ। ਸਭ ਤੇ ਜੁਦੋ ਨ _ਕਿਨਹੁੰ ਪਾਯੋ। ੩੭। 


ਭਿੰਨ ਭਿੰਨ ਸਭਹੂੰ ਉਪਜਾਯੋ। ਭਿੰਨ ਭਿੰਨ ਕਰਿ _ਤਿਨੋ ਖਪਾਯੋ। 
ਆਪ ਕਿਸੂ ਕੋ ਦੋਸ ਨ ਲੀਨਾ। ਅਉਰਨ ਸਿਰ ਬੁਰਿਆਈ ਦੀਨਾ। ੩੮। 


ਅਥ _ਪੁਥਮ _ਮਛ _ਅਵਤਾਰ ਕਥਨੰ 
ਚੱਪਣ 
ਸੰਖਾਸੁਰ ਦਾਨਵ ਪੁਨਿ ਭਯੋ। ਬਹੁ ਬਿਧਿ ਕੈ ਜਗ ਕੋ ਦੁਖ ਦਯੋ। 
ਮਛ ਅਵਤਾਰ ਆਪਿ ਪੁਨਿ ਧਰਾ। ਆਪਨ ਜਾਪੁ ਆਪ ਮੋ _ਕਰਾ। ੩੯। 


ਚੌਬੀਸ ਅਵਤਾਰ ੨੧0 


ਤਾਂ (ਇਨ੍ਹਾਂ ਤੋਂ) ਸਾਰਾ ਜਗਤ ਹੋਂਦ ਵਿਚ ਆਇਆ, (ਇਹ ਗੱਲ) ਸਾਰੇ __ ਜਾਣਦੇ 
ਹਨ। (ਅਗੋਂ ਉਸ _ਜਗਤ ਦੇ) ਚਾਰ _ਖਾਣੀਆਂ ਵਿਚ _ਪੁਗਟ ਹੋਣ ਦਾ ਬਖਾਨ _ਕੀਤਾ ਜਾਂਦਾ 
ਹੈ। (ਮੇਰੇ ਵਿਚ) ਇਤਨੀ ਸਮਰਥਾ ਨਹੀਂ (ਜੋ ਸਾਰੇ __ ਬ੍ਰਿਤਾਂਤ ਦਾ) ਵਰਣਨ ਕਰਕੇ ਸੁਣਾਵਾਂ 
ਅਤੇ _ਵਖਰੇ _ਵਖਰੇ _ਕਰਕੇ _(ਸਾਰੇ) ਨਾਂਵਾਂ _ਬਾਰੇ _ਦਸਾਂ।੩੧। 


(ਫਿਰ) ਬਲੀ (ਦੈਂਤ) ਅਤੇ __ਅਬਲੀ (ਦੇਵਤੇ) ਦੋਵੇਂ ਉਤਪੰਨ ਕੀਤੇ ਅਤੇ ਉੱਚੇ ਨੀਵੇਂ 
ਬਣਾ ਕੇ (ਉਨ੍ਹਾਂ ਨੂੰ) ਭਿੰਨ ਭਿੰਨ ਕਰਕੇ _ਵਿਖਾਇਆ। ਬਲਵਾਨ _ਕਾਲ ਨੇ _ਮਹਾਬਲੀ ਸ਼ਰੀਰ 
ਧਾਰਨ ਕੀਤਾ ਅਤੇ ਆਪ _ਹੀ ਅਨੇਕ ਪ੍ਰਕਾਰ ਦੇ (ਸਹਾਇਕ) ਰੂਪ ਧਾਰਨ _ਕੀਤੇ।੩੨। 


(ਉਸ ਕਾਲ ਨੇ) ਜਿਵੇ ਵਖ _ਵਖ ਸ਼ਰੀਰ ਧਾਰਨ ਕੀਤੇ, ਤਿਵੇ' ਤਿਵੇ' (ਉਹ) 
“ਅਵਤਾਰ” _ਅਖਵਾਏ। _ਪਰਮ-ਸੱਤਾ ਦਾ ਜੋ ਇਕ ਰੂਪ ਕਿਹਾ ਜਾਂਦਾ ਹੈ, ਅੰਤ ਵਿਚ ਉਹ 
ਸਾਰੇ (ਅਵਤਾਰ) ਉਸੇ ਵਿਚ ਮਿਲ ਜਾਂਦੇ _ਹਨ।੩੩। 

ਜਿਤਨੇ _ਵੀ ਜਗਤ _ਦੇ ਜੀਵ _ਬਖਾਨ _ਕੀਤੇ ਜਾਂਦੇ ਹਨ, (ਉਨ੍ਹਾਂ) ਸਾਰਿਆਂ ਵਿਚ 
(ਉਸ) ਇਕ ਜੋਤਿ ਦਾ ਪ੍ਰਕਾਸ਼ ਹੀ ਸਮਝਿਆ ਜਾਵੇ। (ਜਿਸ) ਭਗਵਾਨ ਨੂੰ _ਕਾਲ-ਰੂਪ 
ਕਿਹਾ ਜਾਂਦਾ ਹੈ, ਉਸ ਵਿਚ ਸਾਰਾ ਜਗਤ ਲੀਨ _ਹੋਵੇਗਾ।੩੪। 

ਜੋ ਕੁਝ ਸਾਨੂੰ ਅਗੋਚਰ (ਜੋ ਇੰਦਰੀਆਂ ਦਾ ਵਿਸ਼ਾ ਨ ਹੋਵੇ) ਪ੍ਰਤੀਤ ਹੁੰਦਾ ਹੈ, ਉਸ 
ਮਨ ਮਾਇਆ? (ਵਜੋਂ) ਨਿਸਚਿਤ ਕਰਦਾ ਹੈ। ਇਕੋ ਆਪ ਹੀ ਸਾਰਿਆਂ ਵਿਚ ਵਿਆਪਤ 
ਰਿਹਾ ਹੈ, (ਪਰ ਉਸੇ _ ਨੂੰ) ਸਭ ਲੋਕ ਭਿੰਨ ਭਿੰਨ ਰੂਪ ਵਿਚ ਸਥਾਪਿਤ ਕਰਦੇ ਹਨ।੩੫। 

ਸਭ _ਵਿਚ _ਅਲੇਖ (ਜੋ ਲੇਖ ਵਿਚ ਨ ਆ ਸਕੇ) ਹੀ ਰਮਣ ਕਰ ਰਿਹਾ ਹੈ, (ਪਰ 
ਉਹ ਸਭ ਤੋਂ) ਵਖਰਾ ਵਖਰਾ ਲੇਖਾ ਮੰਗਦਾ ਹੈ। ਜਿੰਨ੍ਹਾਂ ਪੁਰਸ਼ਾਂ ਨੇ ਉਸ ਇਕ ਨੂੰ (ਸਾਰਿਆਂ 
ਰੂਪਾਂ) ਵਿਚ ਠਹਿਰਾਇਆ ਹੈ, ਉਨ੍ਹਾਂ `ਨੇ ਹੀ ਪਰਮ-ਤੱਤ੍ਰ ਨੂੰ ਪਾਇਆ ਹੈ।੩੬। 


(ਉਹ) ਇਕ _ਰੂਪ ਵਾਲਾ _ਹੀ ਅਨੇਕ _ਸਰੂਪਾਂ ਵਾਲਾ ਹੈ, (ਕਿਤੇ) ਉਹ ਰੰਕ ਹੈ, 
(ਕਿਤੇ) ਰਾਓ ਹੈ (ਅਤੇ ਕਿਤੇ) ਰਾਜਾ ਬਣਿਆ ਹੋਇਆ ਹੈ। _ਸਭ ਨੂੰ ਵਖਰੇ ਵਖਰੇ _(ਕੰਮਾਂ- 
ਧੈਧਿਆਂ ਵਿਚ) ਉਲਝਾਇਆ ਹੋਇਆ ਹੈ। (ਉਹ) ਸਭ ਤੋਂ ਵਖਰਾ ਹੈ, ਉਸ (ਦੇ ਭੇਦ) ਨੂੰ 
ਕਿਸੇ ਨਹੀਂ _ਜਾਣਿਆ।੩੭। 


(ਉਸ ਨੇ) ਭਿੰਨ ਭਿੰਨ ਰੂਪ ਵਿਚ ਸਭ ਨੂੰ ਪੈਦਾ ਕੀਤਾ ਹੈ ਅਤੇ ਭਿੰਨ ਭਿੰਨ ਕਰ ਕੇ 


ਉਨ੍ਹਾਂ ਨੂੰ ਨਸ਼ਟ ਕਰਦਾ ਹੈ। (ਉਹ) ਆਪ ਕਿਸੇ ਦਾ ਦੋਸ਼ ਆਪਣੇ ਸਿਰ ਉਤੇ ਨਹੀਂ ਲੈਂਦਾ 


੬40 ॥੨੧੨ 


ਅਤੇ ਹੋਰਨਾਂ ਦੇ ਸਿਰ ਉਤੇ ਬੁਰਿਆਈ (ਦੀ ਜ਼ਿਮੇਵਾਰੀ) ਪਾਉਂਦਾ _ਹੈ।੩੮। 
ਹੁਣ ਪ੍ਰਥਮ ਮੌਛ ਅਵਤਾਰ ਦਾ ਕਥਨ 
ਚੱਪਣਾ 
ਫਿਰ ਸੰਖਾਸੁਰ (ਨਾਂ ਦਾ ਇਕ) ਦੈਂਤ ਹੋਇਆ। (ਉਸ ਨੇ) ਬਹੁਤ ਤਰ੍ਹਾਂ _ਨਾਲ ਜਗਤ 


ਨੂੰ ਦੁਖ ਦਿੱਤਾ। (ਕਾਲ ਨੇ) ਤਦੋਂ ਆਪ _ਮੇਂਛ _ਅਵਤਾਰ ਧਾਰਨ _ਕੀਤਾ ਅਤੇ ਆਪਣਾ ਜਾਪ 
ਆਪ _ਹੀ ਜਪਿਆ _ (ਅਰਥਾਤ _ਆਪ _ਹੀ _ ਆਪਣੇ ਰੂਪ ਨੂੰ _ ਪਛਾਣਿਆ)।੩੯। 


੨੧੧ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਿਥਮੈ ਤੁਛ ਮੀਨ _ਬਪੁ _ਧਰਾ। ਪੈਠਿ ਸਮੁੰਦੂ ਝਝਕਝੋਰਨ ਕਰਾ। 
ਪੁਨਿ ਪੁਨਿ ਕਰਤ ਭਯੋ _ਬਿਸਥਾਰਾ। ਸੰਖਾਸੁਰਿ ਤਬ _ਕੋਪ _ਬਿਚਾਰਾ। ੪0। 


ਭੁਸ਼ੰਨਾ ਪੁਯਤ ਛੰਦ 
ਤਬੈ ਕੋਪ ਗਰਜਿਯੋ ਬਲੀ ਸੰਖ _ਬੀਰੈ। ਧਰੇ ਸਸਤ੍ _ਅਸਤ੍ਰੋ ਸਜੇ ਲੋਹ ਚੀਰੈ। 
ਚਤੁਰ ਬੇਦ ਪਾਤ ਕੀਯੋ ਸਿੰਧੁ ਮਧੈ। ਤਰਸ੍ਯੋ ਅਸਟ ਨੈਣੈ _ਕਰਿਯੋ ਜਾਪੁ _ਸੁਧੈ। ੪੧। 


ਤਬੈ ਸੰਭਰੇ ਦੀਨ ਹੇਤ ਦਿਆਲੈ। ਧਰੇ ਲੋਹ ਕ੍ਰੋਹੈ ਕ੍ਰਿਪਾ ਕੈ ਕ੍ਰਿਪਾਲੈ। 
ਮਹਾ ਅਸਤ ਪਾਤ ਕਰੇ _ਸਸਤ੍ਰ ਘਾਤੋ। ਟਰੇ ਦੇਵ ਸਰਬੈ ਗਿਰੇ ਲੋਕ ਸਾਤੋ। ੪੨। 


ਭਏ ਅਤ੍ਰ ਘਾਤ ਗਿਰੇ ਚਉਰ ਚੀਰੈ। ਰੁਲੇ ਤਛ ਮੁਛੇ ਉਠੇ ਤਿਛ ਤੀਰੈ। 
ਗਿਰੇ ਸੁੰਡ" ਮੁੰਡੇ ਰਣੈ ਭੀਮ ਰੂਪੰ। ਮਨੋ ਖੇਲ ਪਉਢੇ ਹਠੀ ਫਾਗੁ ਜੂਪੰ।੪੩। 


ਬਹੇ ਖਗਯੈ ਖੇਤ ਖਿੰਗੀ ਸੁ ਧੀਰੇ। ਸੁਭੈ ਸਸਤ੍ਰ ਸੰਜਾਨ ਸੋ _ਸੂਰਬੀਰੈ। 
ਗਿਰੇ ਗਉਰਿ ਗਾਜੀ ਖੁਲੇ ਹਥ ਬਥੋ। ਨਚਿਯੋ ਰੁਦੂ ਰੁਦੂੰ ਨਚੇ ਮਛ ਮਥੈ। ੪੪। 


ਰਸ਼ਾਵਲ ਛੰਟਾ 
ਮਹਾ ਬੀਰ _ਗਜੇ। ਸੁਭੈ ਸਸਤ੍ਰ ਸਜੇ। 
ਬਧੇ ਗਜ _ਗਾਹੈ। ਸੁ ਹੂਰ ਉਛਾਹੈ। ੪੫। 


ਢਲਾ _ਢੁਕ _ਢਾਲੋ। _ਝਮੀ _ਤੇਗ _ਕਾਲੈ। 


ਕਟਾ ਕਾਟ ਬਾਹੈ। ਉਭੈ ਜੀਤ _ਚਾਹੈ। ੪੬। 


ਮੁਖੰ ਮੁਛ ਬੰਕੀ। ਤਮ ਤੇਗ ਅਤੰਕੀ। 
ਫਿਰੈ ਗਉਰ ਗਾਜੀ। _ਨਚੈ ਤੁੰਦ ਤਾਜੀ। 8੭। 


ਚੌਬੀਸ ਅਵਤਾਰ ੨੧੧ 


ਪਹਿਲਾਂ (ਇਸ ਅਵਤਾਰ ਨੇ) ਛੋਟੀ ਜਿਹੀ ਮੌਛਲੀ ਦਾ _ਸ਼ਰੀਰ ਧਾਰਨ _ਕੀਤਾ ਅਤੇ 
ਸਮੁੰਦਰ ਵਿਚ ਵੜ ਕੇ (ਚੰਗੀ ਤਰ੍ਹਾਂ ਨਾਲ) _ਝਕਝੋਰਿਆ। ਫਿਰ _ਹੌਲੀ _ਹੌਲੀ (ਆਪਣਾ) 
ਵਿਸਤਾਰ _ ਕਰਦਾ _ਗਿਆ, _ (ਫਲਸਰੂਪ _ ਸਮੁੰਦਰ _ਵਿਚ _ਰਹਿਣ _ਵਾਲੇ) _ ਸੰਖਾਸੁਰ _ਨੇ _ ਤਦ 
ਬਹੁਤ ਕ੍ਰੋਧ ਕੀਤਾ।੪0। 
ਭੁਸ਼ੰਨਾ ਪੁਯਤ ਛੰਦ 

ਤਦੋਂ ਸੰਖ _(ਨਾਂ ਦਾ) ਬਲਵਾਨ _ਸੂਰਵੀਰ ਗੁੱਸੇ ਨਾਲ _ਗਜਿਆ। _(ਉਸ ਨੇ) ਆਪਣੇ 
ਆਪ ਨੂੰ) ਸ਼ਸਤ੍ਰਾਂ-ਅਸਤ੍ਰਾਂ ਅਤੇ ਲੋਹੇ ਦੇ ਕਵਚ _ਨਾਲ ਸਜਾਇਆ। (ਉਸ ਨੇ) ਚੌਹਾਂ ਵੇਦਾਂ ਨੂੰ 
ਸਮੁੰਦਰ ਵਿਚ _ਡਬੋ ਦਿੱਤਾ ਸੀ। (ਇਸੇ ਲਈ) _ਅੱਨਾਂ _ ਨੈਣਾਂ ਵਾਲੇ (ਬ੍ਰਹਮਾ) ਨੇ ਸ਼ੁੱਧ-ਸਰੂਪ 
(ਪਰਮ-ਸੱਤਾ) ਦਾ ਜਾਪ ਕੀਤਾ।੪੧। 


ਤਦੋਂ _ਕਿਰਪਾਲੂ (ਅਵਤਾਰ) ਨੇ ਦੀਨਾਂ ਦੇ ਹਿਤ ਨੂੰ ਸਾਹਮਣੇ ਰਖਿਆ ਅਤੇ ਕ੍ਰਿਪਾਲੂ 
ਨੇ ਕ੍ਰਿਪਾ ਪੂਰਵਕ ਕ੍ਰੋਧਵਾਨ ਹੋਕੇ ਸ਼ਸਤ੍ਰਾਂ ਨੂੰ ਧਾਰਨ _ਕੀਤਾ। _ਬਹੁਤ _ਅਸਤ੍ਰ _ਵਰ੍ਹਨ _ਲਗੇ 
ਐਤ ਸ਼ਸਤ੍ਰਾਂ ਦੇ ਪਰਹਾਰ ਹੋਣ _ਲਗੇ। _ਸਾਰੇ ਦੇਵਤੇ (ਆਪਣੇ ਸਥਾਨਾਂ ਤੋਂ) ਹਿਲ ਗਏ ਅਤੇ 
ਸੱਤੇ ਲੋਕ _(ਮੂਰਛਿਤ ਹੋ ਕੇ) ਡਿਗ ਪਏ।੪੨। 


(ਸੂਰਮੇ) ਕਟੇ ਵਢੇ ਰੁਲ ਰਹੇ ਸਨ ਅਤੇ ਤੀਰਾਂ ਦੇ ਫੰਡੇ ਹੋਏ ਉਠ ਰਹੇ ਸਨ। (ਕਿਤੇ) ਰਣ- 
ਭੂਮੀ ਵਿਚ ਬਹੁਤ ਵੱਡੇ ਆਕਾਰ ਵਾਲੇ (ਹਾਥੀਆਂ ਦੇ) ਸਿਰ ਅਤੇ ਸੁੰਡ ਡਿਗੇ ਪਏ ਸਨ, ਮਾਨੋ 
ਹਠੀਲੇ (ਵੀਰ) ਹੋਲੀ ਖੇਡ _ਕੇ ਸੁੱਤੇ _ਹੋਣ।੪੩। 


ਯੁੱਧ-ਭੂਮੀ ਵਿਚ ਘੋੜਿਆਂ ਉਤੇ ਚੜ੍ਹੇ _ਧੀਰਜਵਾਨ ਸੂਰਮਿਆਂ ਦੀਆਂ ਤਲਵਾਰਾਂ 
ਚਲਣ ਲਗੀਆਂ _ਸਨ ਅਤੇ _ਸੂਰਵੀਰ _ਸ਼ਸਤ੍ਰਾਂ ਅਤੇ _ਕਵਚਾਂ _ਨਾਲ _ਸ਼ੁਭਾਇਮਾਨ _ਸਨ। _ਵੱਡੇ 
ਸੂਰਮੇ ਖੁਲ੍ਹਿਆਂ ਹੱਥਾਂ _ਨਾਲ _ਡਿਗੇ ਪਏ _ਸਨ। _ਰੂਦਰ ਭਿਆਨਕ ਰੂਪ ਨਾਲ _ਨਚ _ਰਿਹਾ ਸੀ 
ਅਤੇ ਮੌਛ ਸਮੁੰਦਰ ਨੂੰ ਨਚ _ਨਚ ਕੇ ਮੌਥ ਰਿਹਾ ਸੀ।8੪। 


ਰਸ਼ਾਫਲ ਛੰਟਾ 

ਮਹਾਵੀਰ (ਯੋਧੇ) ਗਜ ਰਹੇ _ਸਨ। (ਉਹ ਸਾਰੇ) ਸ਼ਸਤ੍ਰਾਂ ਨਾਲ _ਸੁਸਜਿਤ _ਸਨ। (ਉਨ੍ਹਾਂ 
ਨੇ _ਸਿਰ ਉਤੇ) ਕਲਗੀ _ਵਰਗੇ ਭੂਸ਼ਣ ਸਜਾਏ ਹੋਏ _ਸਨ (ਜਿਨ੍ਹਾਂ `ਨੂੰ ਵੇਖ ਕੇ) ਹੂਰਾਂ 
ਉਤਸਾਹਿਤ _ਹੋ ਰਹੀਆਂ _ਸਨ।੪੫। 


ਢਾਲਾਂ (ਦੇ ਵਜਣ ਨਾਲ) _ਢਕ-ਢਕ _ਦੀ (ਆਵਾਜ਼ _ਹੋ__ਰਹੀ _ਸੀ), ਕਾਲੇ _ਬਦਲਾਂ 
(ਵਿਚ _ ਬਿਜਲੀ ਵਾਂਗ) _ ਤਲਵਾਰਾਂ _ਚਮਕ _ ਰਹੀਆਂ _ ਸਨ। _ (ਤਲਵਾਰਾਂ) _ਕਟ-ਕਟ _ (ਆਵਾਜ਼ 
ਨਾਲ) _ਚਲ ਰਹੀਆਂ _ਸਨ। _ ਦੋਵੇਂ (ਪਾਸੇ) ਆਪਣੀ ਆਪਣੀ _ਜਿਤ _ਦੀ ਇੱਛਾ _ਕਰ ਰਹੇ 
ਸਨ।੪੬। 

(ਬਹਾਦਰ _ ਸੈਨਿਕਾਂ ਦੇ) ਮੂੰਹ _ਉਤੇ ਕੁੰਡਲੀਆਂ ਮੁੱਛਾਂ (ਅਤੇ _ਹੱਥਾਂ ਵਿਚ) ਭਿਆਨਕ 
ਚਮਕਦੀਆਂ _ ਤਲਵਾਰਾਂ _(ਸੁਭਾਇਮਾਨ _ਸਨ)। _ (ਯੁੱਧ-ਭੂਮੀ _ਵਿਚ) ਤਕੜੇ _ ਤਕੜੇ _ ਸੂਰਮੇ 
(ਗਾਜ਼ੀ) ਘੁੰਮ ਰਹੇ ਸਨ ਅਤੇ ਤੇਜ਼ _ਚਾਲ _ਵਾਲੇ ਘੋੜੇ _ਨਚ ਰਹੇ _ਸਨ।8੭। 


੨੧੨ 


ਸੀ _ਦਸਮ-ਗ੍ਰੰਥ _ਸਾਹਿਬ 


ਭਜਨ ਛੰਦ 
ਭਰਿਯੋ ਰੋਸ ਸੰਖਾਸੁਰੇ ਦੇਖ ਸੈਣੈ। ਤਪੇ ਬੀਰ ਬਕਤ੍ਰੰ_ਕੀਏ ਰਕਤ ਨੈਣੈ। 
ਭੁਜਾ ਠੋਕ ਭੂਪੰ _ਕਰਿਯੋ ਨਾਦ ਉੱਚੋ। ਸੁਣੇ ਗਰਭਣੀਆਨ ਕੇ ਗਰਭ _ਮੁਚੈ। ੪੮। 


ਲਗੇ _ਠਾਮ ਠਾਮੌ ਦਮਾਮੰ ਦਮੰਕੇ। ਖੁਲੇ ਖੇਤ ਮੋ _ਖਗ_ਖੂਨੀ ਖਿਮੰਕੇ। 
ਭਏ ਕੂਰ ਭਾਂਤ ਕਮਾਣੈ ਕੜਕੇ। ਨਚੇ ਬੀਰ ਬੈਤਾਲ ਭੂਤੇ ਭੁੜਕੇ। ੪੯। 


ਗਿਰਿਯੋ ਆਯੂਧੈ ਸਾਯੁਪੈ ਬੀਰ ਖੇਤੇ। ਨਚੇ _ਕੰਧਹੀਣੈ ਕਮਧੈ ਅਚੇਤੈ। 
ਖੁਲੇ ਖਗ ਖੂਨੀ ਖਿਆਲ ਖਤੌਰ। ਭਜੇ _ਕਾਤਰੈ ਸੂਰ _ਬਜੇ ਨਿਹੈਗੈ। ੫0। 


ਕਟੇ ਚਰਮ ਬਰਮੰ _ਗਿਰਿਯੋ ਸਤ ਸਸਤੁੰ। ਭਕੈ ਭੈ ਭਰੇ ਭੂਤ ਭੂਮੰ ਨ੍ਰਿਸਤੁੰ। 
ਰਣੰ ਰੰਗ ਰਤੇ ਸਭੀ ਰੰਗ ਭੂਮੰ। ਗਿਰੇ ਜੁਧ ਮਧੈ ਬਲੀ ਝੂਮਿ ਝੂਮੰ। ੫੧। 


ਭਯੋ ਦੁੰਦ ਜੁਧੈ ਰਣੈ ਸੰਖ ਮਛੇ। ਮਨੋ ਦੋ ਗਿਰੈ ਜੁਧ ਜੁਟੇ ਸਪਛੇ। 
ਕਟੇ ਮਾਸ ਟੁਕੈ ਭਖੇ ਗਿਧਿ ਬ੍ਰਿਧੈ। ਹਸੈ ਜੋਗਣੀ ਚਉਸਠਾ ਸੂਰ ਸੁਧੈ। ੫੨॥। 


ਕੀਯੋ ਉਧਾਰ ਬੇਦੇ ਹਤੇ ਸੰਖ ਬੀਰੈ। ਤਜ੍ਯੋ _ਮਛ_ਰੂਪੰ ਸਜ੍ਯੋ ਸੁੰਦੂ ਚੀਰ। 
ਸਬੈ ਦੇਵ ਥਾਪੇ ਕੀਯੋ ਦੁਸਟ ਨਾਸੈ। ਟਰੇ ਸਰਬ ਦਾਨੋ ਭਰੇ ਜੀਵ ਤ੍ਰਾਸੈ। ੫੩। 


/ਤੈਡੰਨਾੰ ਛੰਦ 
ਸੰਖਾਸੁਰ ਮਾਰੇ ਬੇਦ ਉਧਾਰੇ ਸਤਰ _ਸੰਘਾਰੇ ਜਸੁ _ਲੀਨੋ। 
ਦੇਵੇ ਸੁ ਬੁਲਾਯੋ ਰਾਜ _ਬਿਠਾਯੋ ਛਤਰ _ਫਿਰਾਯੋ ਸੁਖ ਦੀਨੋ। 
ਕੋਟ ਬਜੇ ਬਾਜੇ ਅਮਰੇਸੁਰ ਗਾਜੇ ਸੁਭ ਘਰਿ ਸਾਜੇ ਸੋਕ ਹਰੇ। 
ਦੈ ਕੋਟਕ ਦਛਨਾ ਕ੍ਰੋਰ ਪੁਦਛਨਾ ਆਨਿ ਸੁ ਮਛ ਕੇ ਪਾਇ ਪਰੇ। ੫੪। 


/ਇਤ ਤੀ ਲੰਝਤੂ ਨਾਟਕ ਗੁੰਥੇਂ ਨਛ _ਪੁਲਮ #ਵਤਾਰ 
ਅੰਥ਼ਰ _ਛਲਹਾ _ਜ਼ਮਤਨਆ ਡੁ`_ਨਭ#' _ਸਤ/ __5/ 


ਚੌਬੀਸ ਅਵਤਾਰ ੨੧੨ 


ਭਜ਼ੰਨਾ ਛੱਟ 

(ਦੇਵਤਿਆਂ ਦੀ) ਸੈਨਾ ਵੇਖ ਕੇ ਸੰਖਾਸੁਰ ਗੁੱਸੇ ਨਾਲ ਭਰ ਗਿਆ _ਅਤੇ (ਉਸ) 
ਸੂਰਵੀਰ ਦਾ ਮੂੰਹ ਤਪ ਗਿਆ ਅਤੇ (ਉਸ ਨੇ) ਅੱਖਾਂ ਲਾਲ ਕਰ _ਲਈਆਂ। (ਦੈਂਤਾਂ ਦੇ) ਰਾਜੇ 
(ਸੰਖਾਸੁਰ) ਨੇ ਭੁਜਾਵਾਂ ਠੋਕ _ਕੇ _ਲਲਕਾਰਾ ਮਾਰਿਆ (ਜਿਸ ਨੂੰ) ਸੁਣ ਕੇ ਗਰਭਵਤੀਆਂ ਦੇ 
ਗਰਭ ਡਿਗ ਗਏ।੪੮। 

(ਸਾਰੇ _ਆਪਣੇ _ ਆਪਣੇ) _ ਸਥਾਨ _ਉਤੇ _ਡਟ _ ਗਏ _ ਅਤੇ _ ਨਗਾਰੇ _ਵਜਣ _ ਲਗੇ। 
ਮੈਦਾਨੇ-ਜੰਗ _ਵਿਚ _ਲਹੂ ਭਰੀਆਂ _ਕ੍ਰਿਪਾਨਾਂ _ਚਮਕਣ _ਲਗੀਆਂ। _ (ਯੋਧੇ) _ਭਿਆਨਕ _ ਤਰ੍ਹਾਂ 
ਦੇ ਹੋ ਗਏ ਅਤੇ ਕਮਾਨਾਂ ਕੜਕਣ _ਲਗੀਆਂ। ਭੂਤ, ਪ੍ਰੇਤ, ਬੀਰ, _ਬੈਤਾਲ _ਭੁੜਕ _ਕੇ _ਨਚਣ 
ਲਗੰ।੪੯। 

(ਕਈ) _ਵੀਰ _ਯੋਧੇ __ਅਸਤ੍ਰਾਂ _ਸ਼ਸਤ੍ਰਾਂ _ਸਮੇਤ _ਯੁੱਧ-ਭੂਮੀ _ਵਿਚ _ਡਿਗਣ _ਲਗ _ ਗਏ 
ਸਨ। _ (ਕਿਤੇ) ਕੰਧ _(ਗਰਦਨ) ਤੋਂ _ਬਿਨਾ _ਧੜ _ ਅਚੇਤ ਅਵਸਥਾ _ਵਿਚ _ਨਚ _ਰਹੇ _ਸਨ। 
ਖੂਨੀ ਨੰਗੀਆਂ ਤਲਵਾਰਾਂ ਅਤੇ ਤੀਰਾਂ ਦਾ ਖ਼ਿਆਲ ਕਰ ਕੇ ਕਾਇਰ ਭਜੀ ਜਾ ਰਹੇ ਸਨ 
ਅਤੇ _ ਨਿਡਰ _ ਸੂਰਮੇ _ਲਲਕਾਰ _ਰਹੇ _ ਸਨ।੫0। 

(ਸ਼ੂਰਵੀਰਾਂ ਦੇ) ਕਵਚ _(“ਬਰਮੰ”) ਅਤੇ _ਢਾਲਾਂ _ਕਟ ਰਹੀਆਂ _ਸਨ ਅਤੇ ਸ਼ਸਤ੍ਰ _ਤੇ 
ਅਸਤੁ _ਡਿਗ _ਰਹੇ _ਸਨ। _ਭੈ-ਭੀਤ ਹੋਕੇ ਭੂਤ ਨਿਹੱਥੇ _ਰਣ-ਭੂਮੀ _ਵਿਚ _ਬੋਲ _ਰਹੇ _ਸਨ। 
ਰਣ-ਭੂਮੀ ਵਿਚ _ਸਾਰੇ _(ਸੂਰਵੀਰ) ਯੁੱਧ _ਦੇ _ਰੰਗ _ਵਿਚ _ਰੰਗੇ _ਹੋਏ _ਸਨ ਅਤੇ _ਬਲਵਾਨ 
(ਯੋਧੇ) ਝੂਮ _ਝੂਮ _ਕੇ _ਯੁੱਧ-ਭੂਮੀ _ਵਿਚ _ਡਿਗ _ਰਹੇ _ਸਨ।੫੧। 

ਰਣ-ਭੂਮੀ ਵਿਚ _ਸੰਖਾਸੁਰ ਅਤੇ _ਮੌਛ _ਦਾ _ਦੁਅੰਦ ਯੂੱਧ _ਹੋਣ _ਲਗਿਆ ਮਾਨੋ ਖੰਭਾਂ 
ਵਾਲੇ ਦੋ ਪਹਾੜ ਯੁੱਧ ਵਿਚ ਜੁਟੇ ਹੋਏ ਹੋਣ। _(ਸੰਖਾਸੁਰ ਦੇ) ਮਾਸ ਦੇ __ਟੁਕੜੇ ਡਿਗ ਰਹੇ 
ਸਨ ਅਤੇ ਵੱਡੀਆਂ ਵੱਡੀਆਂ _ਗਿੱਧਾਂ ਖਾ ਰਹੀਆਂ _ਸਨ। _ਚੌਸਠ _ਜੋਗਣਾਂ ਵੀਰਾਂ ਦੇ ਯੁੱਧ (ਨੂੰ 
ਵੇਖ ਕੇ) ਹਸ ਰਹੀਆਂ _ਸਨ।੫੨। 

ਸੰਖਾਸੁਰ ਨੂੰ ਮਾਰ ਕੇ _(ਮੱਛ) ਨੇ ਵੇਦਾਂ ਦਾ _ਉਂਧਾਰ ਕੀਤਾ। ਮੌਛ ਦਾ ਰੂਪ ਤਿਆਗ 
ਦਿੱਤਾ ਅਤੇ ਸੁੰਦਰ ਬਸਤ੍ਰ _ਸਜਾ _ਲਏ। _ਸਾਰਿਆਂ ਦੇਵਤਿਆਂ ਨੂੰ (ਆਪਣੇ ਆਪਣੇ ਸਥਾਨ 
ਉਤੇ) ਸਥਾਪਿਤ ਕੀਤਾ ਅਤੇ ਦੁਸ਼ਟਾਂ ਦਾ ਨਾਸ਼ _ਕੀਤਾ। ਜੀਵਾਂ ਨੂੰ ਡਰਾਉਣ ਵਾਲੇ ਸਾਰੇ ਦੈਂਤ 
ਮਿਟ ਗਏ।੫੩। 

/ਤਭੰਨਾ ਛੱਟਾ 

ਸੰਖਾਸੁਰ ਨੂੰ ਮਾਰਿਆ, ਵੇਦਾਂ ਨੂੰ _ਉਧਾਰਿਆ, ਵੈਰੀਆਂ ਨੂੰ _ਸੰਘਾਰਿਆ ਅਤੇ _ਯਸ਼ 
ਖਟਿਆ। ਦੇਵਤਿਆਂ ਨੂੰ ਬੁਲਾਇਆ, ਰਾਜ _ਉਤੇ ਬਿਠਾਇਆ, (ਸਿਰ _ਉਤੇ) ਛੌਤਰ _ਫਿਰਾਇਆ 
ਅਤੇ ਸੁਖ ਦਿੱਤਾ। ਕਰੋੜਾਂ ਤਰ੍ਹਾਂ ਦੇ ਵਾਜੇ ਵਜੇ, ਇੰਦਰ _('ਅਮਰੇਸੁਰ`) ਗਜਿਆ, ਘਰ ਵਿਚ 
ਸ਼ੁਭ _ਸਜਾਵਟ ਹੋਈ ਅਤੇ _ਸੋਗ _ਮਿਟ _ਗਿਆ। (ਸਾਰਿਆਂ ਦੇਵਤਿਆਂ ਨੇ) ਕਰੋੜਾਂ _ਦੱਛਣਾਂ 
ਦਿੱਤੀਆਂ, ਕਰੋੜਾਂ ਪੁਦਖਣਾਂ ਕੀਤੀਆਂ ਅਤੇ ਆ ਕੇ ਮੌਂਛ ਦੇ ਪੈਰੀਂ ਪਏ।੫੪। 

/ਟਲੋਂ ਨੰ ਲੰਓਤੁ ਨਾਟਕ ਗੁੰਥ ਦੇ ਘੰਹਲੇ ਨੱਛਡ _#ਵਤਾਰ /ਵੋਜ਼ਾ 
ਅੰਥਾਲ਼ਰ ਦੇ ਲੱਧ ਦੀ ਪਤਾ ਹੌਈੀ ਸਭ ਲਭ _ਹੈ/5/ 


੨ ੧ ਤੇ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਕਛ ਅਵਤਾਰ ਕਥਨੰ 
ਭੁਸ਼ੰਨਾ ਪੁਯਤ ਛੰਦ 
ਕਿਤੋ ਕਾਲ _ਬੀਤਯੋ _ਕਰਿਯੋ ਦੇਵ ਰਾਜੈ। ਭਰੇ _ਰਾਜਧਾਮੰ ਸੁਭ ਸਰਬ _ਸਾਜੈ। 
ਗਜੈ ਬਾਜ _ਬੀਣੈ ਬਿਨਾ ਰਤਨ ਭੂਪੰ। _ਕਰਿਯੋ _ਬਿਸਨ ਬੀਚਾਰ ਚਿਤ ਅਨੂਪੰ। ੧। 


ਸਬੈ ਦੇਵ ਏਕਤੂ ਕੀਨੇ ਪੁਰਿੰਦੂੰ। ਸਸੈ ਸੂਰਜੈ ਆਦਿ ਲੈ ਕੈ ਉਪਿੰਦ੍ੰ। 
ਹੁੜੇ ਦਈਤ ਜੇ ਲੋਕ ਮਧ੍ਯ ਹੰਕਾਰੀ। ਭਏ ਏਕਠੇ ਭ੍ਰਾਤਿ ਭਾਵੈ ਬਿਚਾਰੀ। ੨। 


ਬਦ੍ਯੋ ਅਰਧੁ _ਅਰਧੈ_ਦੁਹੂੰ ਬਾਟਿ ਲੀਬੋ। _ਸਬੋ ਬਾਤ ਮਾਨੀ ਯਹੇ ਕਾਮ ਕੀਬੋ। 
ਕਰੋਂ _ਮਥਨੀ ਕੂਟ ਮੰਦ੍ਰਾਚਲੇਯ। _ਤਕ੍ਯੋ _ਛੀਰ ਸਾਮੁੰਦੂ ਦੇਅੰ ਅਦੇਯੰ। _੩। 


ਕਰੀ ਮਥਕਾ ਬਾਸਕੰ ਸਿੰਧ ਮਧੈ। ਮਥੈ ਲਾਗ ਦੋਉ ਭਏ ਅਧੁ ਅਧੈ। 
ਸਿਰੈ ਦੈਤ ਲਾਗੇ ਗਹੀ ਪੁਛ ਦੇਵੇ। ਮਥ੍ਯੋ ਛੀਰ ਸਿੰਧ ਮਨੋ ਮਾਟਕੇਵੈ। ੪। 


ਇਸੋ ਕਉਣ ਬੀਯੋ ਧਰੇ ਭਾਰੁ _ਪਬੋ। ਉਠੇ _ਕਾਪ _ਬੀਰੈ _ਦਿਤ੍ਯਾਦਿਤ੍ਯ _ਸਬੈ। 
ਤਬੈ ਆਪ ਹੀ ਬਿਸਨ ਮੌਤ੍ਰੰ_ਬਿਚਾਰਿਯੋ। ਤਰੇ ਪਰਬਤੈ _ਕਛਪੰ ਰੂਪ ਧਾਰਿਯੋ। ੫। 
ਇਤ ਸੰ _ਯੱਝਤ੍ਹ_ਨਾਟਕਾ ਗੁੰਲੇ ਕਛੁ ਦੁਤੀਆ ਅਇਤਾਰ _ਕਰਨਨੰ 
ਨਕਰਨਨ` ਸਤ ਸਭਨ ਨ? _੨/ 
ਅਥ _ਛੀਰ _ਸਮੁੰਦੂ _ਮਥਨ _ਚਉਦਹ ਰਤਨ ਕਥਨੰ 
ਡੀ ਭਗਉਤੀ ਜੀ _ਸ਼ਹਹਲ 
ਤੌਟਕਾ ਛੰਟਾ 
ਮਿਲਿ ਦੇਵ ਅਦੇਵਨ _ਸਿੰਧੁ _ਮਥਿਯੋ। ਕਬਿ _ਸ੍ਯਾਮ _ਕਵਿਤਨ ਮਧਿ _ਕਥਿਯੋ। 
ਤਬ ਰਤਨ ਚਤੁਰਦਸ ਯੋ_ਨਿਕਸੇ। ਅਸਿਤਾ ਨਿਸਿ ਮੋ ਸਸਿ ਸੇ ਬਿਗਸੇ। ੧। 


ਅਮਰਾਂਤਕ ਸੀਸ ਕੀ ਓਰ ਹੂਐ। ਮਿਲਿ ਪੂਛ ਗਹੀ ਦਿਸਿ ਦੇਵ ਦੂਐ। 
ਰਤਨੰ ਨਿਕਸੇ ਬਿਗਸੇ ਸਸਿ ਸੇ। ਜਨੁ ਘੂਟਨ ਲੇਤ ਅਮੀ ਰਸ ਕੇ। ੨। 


ਨਿਕਸ੍ਯੋ ਧਨੁ _ਸਾਇਕ ਸੁਧ _ਸਿਤੈ। ਮਦ ਪਾਨ _ਕਢ੍ਯੋ ਘਟ ਮਦ੍ਰਯ _ਮਤੈ। 
ਗਜ ਬਾਜ ਸੁਧਾ ਲਛਮੀ _ਨਿਕਸੀ। ਘਨ ਮੋ ਮਨੋ _ਬਿੰਦੁਲਤਾ ਬਿਗਸੀ। _੩। 


ਚੌਬੀਸ ਅਵਤਾਰ ੨੧੩ 


ਹੁਣ ਕੱਛ ਅਵਤਾਰ ਦਾ ਕਥਨ 
ਭੁਸ਼ੰਨਾ ਪੁਯਤ ਛੰਦ 

ਦੇਵਤਿਆਂ ਨੂੰ ਰਾਜ _ਕਰਦਿਆਂ _ਕੁਝ _ਸਮਾਂ _ਬਤੀਤ ਹੋ _ਗਿਆ। _ਸਭ ਪ੍ਰਕਾਰ ਦੇ 
ਸ਼ੁਭ _ਸਾਮਾਨ ਨਾਲ _ਰਾਜ-ਮਹੌਲ ਭਰ _ਗਿਆ। (ਪਰ ਅਜੇ) ਹਾਥੀ, ਘੋੜੇ, ਬੀਨ ਆਦਿ _ਰਤਨਾਂ 
ਤੋਂ (ਦੇਵਤੇ) ਵਾਂਝੇ __ਹਨ, ਇਹ ਸੁੰਦਰ ਵਿਚਾਰ _ਵਿਸ਼ਣੂ _ਨੇ _ਆਪਣੇ ਮਨ ਵਿਚ _ਕੀਤਾ।੧। 

ਵਿਸ਼ਣੂ _(ਪੁਰਿੰਦਰ) ਨੇ ਸੂਰਜ, ਚੰਦਰਮਾ, _ਉਪੇਂਦਰ ਆਦਿ _ਸਾਰੇ ਦੇਵਤੇ ਇਕੱਠੇ _ਕੀਤੇ। 
ਸੰਸਾਰ ਵਿਚ ਜੋ ਹੰਕਾਰੀ ਦੈਂਤ ਸਨ, (ਉਹ ਵੀ) ਭਰਾਪਣੇ ਦੇ ਭਾਵ ਨੂੰ ਵਿਚਾਰ ਕੇ ਇਕੱਠੇ 
ਹੋ _ਗਏ।੨। 

(ਸਮੁੰਦਰ _ਮੌਥਣ ਤੋਂ ਪਹਿਲਾਂ) ਨੀਅਤ ਕਰ _ਲਿਆ (ਕਿ ਸਮੁੰਦਰ ਰਿੜਕਣ ਤੇ ਜੋ 
ਨਿਕਲਿਆ, ਉਹ) ਦੋਵੇਂ (ਦੇਵਤੇ ਅਤੇ ਦੈਂਤ) ਅੱਧਾ ਅੱਧਾ _ਵੰਡ _ਲੈਣਗੇ। ਸਭ ਨੇ (ਇਹ) 
ਗੱਲ ਮੰਨ ਲਈ ਅਤੇ ਇਸੇ ਅਨੁਸਾਰ ਕੰਮ _ਕੀਤਾ। _ਮੰਦਰਾਚਲ ਪਰਬਤ ਨੂੰ ਮਧਾਣੀ ਬਣਾ 
ਲਿਆ ਅਤੇ ਦੇਵਤੇ ਅਤੇ ਦੈਂਤ _ਛੀਰ ਸਮੁੰਦਰ ਉਤੇ ਜਾ _ਪਹੁੰਚੇ।੩। 

ਛੀਰ _ਸਮੁੰਦਰ ਵਿਚ _(ਮੰਦਰਾਚਲ _ ਪਰਬਤ _ਦੀ _ਮਧਾਣੀ ਨੂੰ ਹਿਲਾਉਣ ਲਈ) 
ਬਾਸਕ _ਨਾਗ_ ਨੂੰ _ਨੇਤਰਾ _ਬਣਾਇਆ। _ਔਧਾ _ਅੱਧਾ ਵੰਡ ਕੇ ਦੋਵੇਂ (ਸਮੁੰਦਰ ਨੂੰ) ਰਿੜਕਣ 
ਲਗੇ। _ਸਿਰ _ਵਾਲੇ ਪਾਸਿਓਂ ਦੈਂਤ ਲਗੇ ਅਤੇ _ਦੇਵਤਿਆਂ ਨੇ _ਪੂਛਲ _ਪਕੜੀ। _ਛੀਰ _ਸਮੁੰਦਰ 
(ਨੂੰ ਇਉਂ) _ਰਿੜਕਿਆ, ਮਾਨੋ _ਮਟਕੀ _ ਨੂੰ _(ਰਿੜਕਿਆ _ਜਾ ਰਿਹਾ _ਹੋਵੇ)।੪। 

ਅਜਿਹਾ ਦੂਜਾ ਕੌਣ ਹੈ ਜੋ ਪਰਬਤ _ਦਾ ਭਾਰ ਸਹਾਰੇ? ਸਾਰੇ ਦੈਂਤ ਅਤੇ ਦੇਵਤੇ 
(ਭਾਰ _ਨਾਲ) _ਕੰਬਣ ਲਗ _ਗਏ। ਤਦੋਂ ਵਿਸ਼ਣੂ ਨੇ ਆਪ ਹੀ ਵਿਚਾਰ ਕੀਤਾ (ਕਿ ਕਿਤੇ 
ਪਰਬਤ ਡੂਬ ਨ ਜਾਏ), ਕੱਂਛਪ (ਕਛੂ) ਦਾ ਰੂਪ ਧਾਰ ਕੇ ਪਰਬਤ ਦੇ ਹੇਠਾਂ ਹੋ_ਗਿਆ।੫। 

/ਏਥੋ ਨੰ ਲਾਝਤ੍ਹ ਨਾਟਕਾ ਗੂੰਠ ਦੇ. ਦੁਜੇ ਕੱਛ _ ਆਫਵਤਾਰ ਦਾ ਵਰਣਨ 
ਗਪਤ ਹੋਇਆ; ਸਭ ਲਭ _ਹੰ/>/ 

ਹੁਣ ਛੀਰ ਸਮੁੰਦਰ ਦਾ ਮੰਥਨ ਅਤੇ ਚੌਦਾਂ ਰਤਨਾਂ ਦਾ ਕਥਨ 

ਨੰ ਭਗਤਾ ਨੰ ਸਹਨ/ਏ 
ਤੱਟਕਾ ਛੰਟਾ 

ਦੇਵਤਿਆਂ ਅਤੇ ਦੈੱਤਾਂ ਨੇ _ਮਿਲ ਕੇ ਸਮੁੰਦਰ ਨੂੰ _ਰਿੜਕਿਆ। _(ਉਸ ਕ੍ਰਿੰਤਾਂਤ ਨੂੰ) 
ਸ਼ਿਆਮ _ਕਵੀ ਨੇ _ਕਵਿਤਾ ਵਿਚ ਕਥਨ _ਕੀਤਾ। _ਤਦੋਂ ਚੌਦਾਂ ਰਤਨ ਇਸ ਪੁਕਾਰ ਨਿਕਲੇ, 
ਜਿਵੇਂ ਕਾਲੀ _ਰਾਤ _ ਵਿਚ _ ਚੰਦੂਮਾ _ ਪ੍ਰਕਾਸ਼ਮਾਨ _ ਹੁੰਦਾ _ਹੈ।੧। 

ਦੈੱਤ (ਅਮਰਾਂਤਕ) _(ਬਾਸਕ ਨਾਗ ਦੇ) ਸਿਰ ਵਾਲੇ ਪਾਸੇ ਹੋਏ। ਦੂਜੇ ਪਾਸੇ 
ਦੇਵਤਿਆਂ ਨੇ _ਮਿਲ ਕੇ ਪੂਛ _ਪਕੜੀ। _(ਜੋ) ਰਤਨ _ਨਿਕਲੇ (ਉਹ) ਚੰਦੂਮਾ ਵਾਂਗ ਪ੍ਰਕਾਸ਼ਮਾਨ 
ਹੋਏ (ਅਤੇ ਸਾਰੇ ਖੁਸ਼ ਹੋਏ) ਮਾਨੋ ਅੰਮ੍ਰਿਤ ਰਸ ਦੇ ਘੁਟ ਪੀਤੇ ਹੋਣ।੨। 

(ਸਭ ਤੋਂ ਪਹਿਲਾਂ) ਸੁੱਧ ਚਿੱਟੇ ਰੰਗ ਦਾ ਧਨੁਸ਼ ਬਾਣ ਨਿਕਲਿਆ। ਫਿਰ ਮਸਤ ਕਰ 
ਦੇਣ ਵਾਲੀ ਸ਼ਰਾਬ ਦਾ ਘੜਾ ਕਢਿਆ _ਗਿਆ। ਇਸ ਤੋਂ ਬਾਦ ਐਰਾਵਤ ਹਾਥੀ, _ਉਂਚਸੂਵਾ 
ਘੋੜਾ, ਅੰਮ੍ਰਿਤ ਅਤੇ ਲੱਛਮੀ (ਇਸ ਤਰ੍ਹਾਂ) ਨਿਕਲੀ, ਮਾਨੋ _ਕਾਲੇ _ਬਦਲ _ਵਿਚ _ਬ਼ਿਜਲੀ 
ਚਮਕੀ ਹੋਵੇ।੩। 


੨੧੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕਲਪਾ ਦੂਮ ਮਾਹੁਰ ਅਉ ਰੰਭਾ। ਜਿਹ ਮੋਹਿ ਰਹੈ ਲਖਿ ਇੰਦੂ ਸਭਾ। 
ਮਨਿ ਕੌਸਤੁਭ ਚੰਦ ਸੁ ਰੂਪ ਸੁਭੰ। ਜਿਹ ਭਜਤ ਦੈਤ ਬਿਲੋਕ ਜੁਧੈ। ੪। 


ਨਿਕਸੀ _ਗਵਰਾਜ ਸੁ _ਧੇਨੁ _ਭਲੀ। ਜਿਹ _ਛੀਨਿ ਲਯੋ __ਸਹਸਾਸਤ੍ਰ _ਬਲੀ। 
ਗਨਿ ਰਤਨ ਗਨਉ ਉਪ ਰਤਨ _ਅਬੈ। ਤੁਮ ਸੰਤ ਸੁਨੋ ਚਿਤ ਲਾਇ ਸਬੈ। ੫। 


ਗਨਿ ਜੋਕ ਹਰੀਤਕੀ ਓਰ ਮਧੈ। ਜਨ ਪੰਚ ਸੁ _ਨਾਮਯ ਸੰਖ _ਸੁਭੇ। 
ਸਸਿ _ਬੇਲ _ਬਿਜਿਯਾ ਅਰੁ ਚਕ _ਗਦਾ। _ਜੁਵਰਾਜ _ਬਿਰਾਜਤ _ਪਾਨਿ _ਸਦਾ। ੬। 


ਧਨੁ _ਸਾਰੈਗ ਨੰਦਗ _ਖਗ _ਭਠੈ। ਜਿਨ ਖੰਡਿ ਕਰੇ ਗਨ ਦਈਤ ਰਣੈ। 
ਸਿਵ ਸੂਲ _ਬੜਵਾਨਲ ਕਪਿਲ ਮੁਨੰ। _ਤਿ _ਧਨੰਤਰ _ਚਉਦਸਵੋ _ਰਤਨੰ। _੭। 


ਗਨਿ ਰਤਨ _ਉਪਰਤਨ _ਐਔ ਧਾਤ _ਗਨੋ। ਕਹਿ _ਧਾਤ ਸਬੈ ਉਪਧਾਤ _ਭਨੋ। 
ਸਬ ਨਾਮ ਜਥਾ ਮਤਿ ਸ੍ਯਾਮ ਧਰੋ। ਘਟ ਜਾਨ ਕਵੀ ਜਿਨਿ ਨਿੰਦ ਕਰੋ। ੮। 


ਪ੍ਰਿਥਮੋ ਗਨਿ ਲੋਹ ਸਿਕਾ ਸੂਰਨੰ। ਚਤੁਰਥ ਭਨ ਧਾਤ ਸਿਤੈ _ਰੁਕਮੰ। 
ਬਹੁਰੋ ਕਥਿ ਤਾਂਬਰ ਕਲੀ ਪਿਤਰੈ। ਕਥਿ ਅਸਟਮ ਜਿਸਤੁ ਹੈ ਧਾਤ ਧਰੈ। ੯। 


ਉਪਧਾਤ ਕਥਨੰ 

ਤੱਟਕਾ ਛੰਦ 
ਸੁਰਮੰ _ਸਿੰਗਰਫ _ਹਰਤਾਲ _ਗਣੰ। ਚਤੁਰਥ ਤਿਹ ਸਿੰਬਲਖਾਰ ਭਣੈ। 
ਮ੍ਰਿਤ ਸੰਖ _ਮਨਾਸਿਲ _ਅਭੂਕਯੋ। _ਭਨਿ _ਅਸਟਮ _ਲੋਣ _ਰਸੈ _ਲਵਣੈ। ੧0। 


ਦੰਹਰਾ 
ਧਾਤੁ _ਉਪਧਾਤ ਜਥਾ __ਸਕਤਿ _ਸੋਹੂੰ" ਕਹੀ _ਬਨਾਇ। 
ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ _ਕਮਾਇ। ੧੧। 
ਚੱਪਣ 
ਰਤਨ _ਉਪਰਤਨ _ਨਿਕਾਸੇ _ਤਬਹੀ। _ਧਾਤ ਉਪਧਾਤ ਦਿਰਬ ਮੋ ਸਬ _ਹੀ। 
ਤਿਹ ਤਬ ਹੀ ਬਿਸਨਹਿ ਹਿਰ ਲਯੋ। _ਅਵਰਨਿ _ਬਾਟ ਅਵਰਨਹਿ _ਦਯੋ। _੧੨। 


ਸਾਰੰਗ ਸਰ ਅਸਿ ਚਕੂ _ਗਦਾ _ਲੀਅ। ਪਾਚਾਮਰ ਲੈ ਨਾਦ ਅਧਿਕ _ਕੀਅ। 
ਸੂਲ _ਪਿਨਾਕ _ਬਿਸਹ _ਕਰਿ ਲੀਨਾ। ਸੋ_ਲੈ _ਮਹਾਦੇਵ ਕਉ _ਦੀਨਾ। _੧੩। 


%-੦ 


ਚੌਬੀਸ ਅਵਤਾਰ ੨੧੪ 


ਫਿਰ ਕਲਪ ਬ੍ਰਿਛ, _ਕਾਲਕੂਟ ਜ਼ਹਿਰ ਅਤੇ _ਰੰਭਾ (ਨਾਂ ਦੀ ਅਪੱਛਰਾ ਨਿਕਲੀ) ਜਿਸ 
ਨੂੰ ਵੇਖ ਕੇ ਇੰਦਰ ਦੀ ਸਭਾ ਮੋਹੀ ਗਈ। (ਇਸ ਪਿੱਛੋਂ) ਕੌਸਤੁਭ ਮਣੀ ਅਤੇ ਸੁੰਦਰ ਸਰੂਪ 
ਵਾਲਾ _ਚੰਦੂਮਾ (ਨਿਕਲਿਆ) ਜਿਸ ਨੂੰ ਵੇਖ ਕੇ ਦੈਂਤ ਯੁੱਧ ਲਈ ਭਜ _ਪਏ।੪। 

(ਫਿਰ) ਗਊਆਂ ਦੀ ਰਾਣੀ ਕਾਮਧੇਨੁ ਨਿਕਲੀ ਜਿਸ ਨੂੰ ਬਲੀ ਸਹਸੂਬਾਹੂ _ਨੇ 
(ਜਮਦਗਨਿ _ਰਿਸ਼ੀ ਤੋਂ) ਖੋਹ ਲਿਆ ਸੀ। ਰਤਨਾਂ ਨੂੰ ਗਿਣ ਕੇ ਹੁਣ ਉਪ-ਰਤਨਾਂ ਨੂੰ 
ਗਿਣਦਾ ਹਾਂ। ਤੁਸੀਂ ਸਾਰੇ ਸੰਤ ਚਿਤ _ਲਗਾ ਕੇ ਸੁਣੋ।੫। 

(ਇਹ ਰਤਨ) _ਗਿਣਦਾ ਹਾਂ-- ਜੋਕ, ਹਰੀੜ, ਓਰ _(ਹਕੀਕ), ਮਧੁ (ਸ਼ਹਿਦ) 
ਪੰਚਜਨ ਨਾਂ ਦਾ ਸ਼ੁਭ ਸੰਖ, ਸੋਮ-ਲਤਾ, ਭੰਗ ('ਬਿਜਿਯਾ?), ਸੁਦਰਸ਼ਨ ਚੌਕਰ ਅਤੇ ਗਦਾ ਜੋ 
ਯੁਵਰਾਜਾਂ ਦੇ _ਹੱਥ _ਵਿਚ ਸਦਾ _ਸ਼ੋਭਦੇ _ਹਨ।੬। 

(ਫਿਰ) ਸਾਰੰਗ ਧਨੁਸ਼ (ਅਤੇ) ਨੰਦਗ ਖੜਗ (ਨਿਕਲੇ), ਜਿਨ੍ਹਾਂ ਨੇ ਜੰਗ _ਵਿਚ ਦੈੱਤਾ 
ਦੇ ਦਲ ਦਾ ਨਾਸ਼ ਕੀਤਾ ਸੀ। (ਇਸ ਪਿਛੋਂ) ਸ਼ਿਵ ਦਾ ਤ੍ਰਿਸੂਲ, _ਬੜਵਾ _ਅਗਨੀ, _ਕਪਲ 
ਮੁਨੀ ਅਤੇ _ਧਨਵੰਤਰਿ (ਪ੍ਰਗਟ _ਹੋਏ)। ਇਹ ਚੌਦਾਂ ਰਤਨ _ਹਨ।੭। 

ਰਤਨ ਅਤੇ _ਉਪਰਤਨ _ਗਿਣ _ਕੇ ਹੁਣ _ਧਾਤਾਂ _ਗਿਣਦਾ _ਹਾਂ। ਸਾਰੀਆਂ _ਧਾਤਾਂ ਕਹਿ 
ਕੇ (ਫਿਰ) ਉਪਧਾਤਾਂ _ਕਹਾਂਗਾ। _(ਆਪਣੀ) ਬੁੱਧੀ ਅਨੁਸਾਰ ਸ਼ਿਆਮ _(ਕਵੀ ਉਨ੍ਹਾਂ) ਸਭਨਾਂ 
ਦੇ ਨਾਮ ਧਰਦਾ ਹੈ। ਇਨ੍ਹਾਂ ਨੂੰ ਘਟ ਜਾਣ ਕੇ ਕਵੀ-ਜਨ ਨਿੰਦਾ ਨ __ਕਰਨ।੮। 


ਪਹਿਲਾਂ ਲੋਹਾ _ਗਿਣੋ, (ਫਿਰ) ਸਿੱਕਾ ਅਤੇ ਸੋਨਾ ਅਤੇ ਚੌਥੀ ਧਾਤ ਚਿੱਟੇ ਰੰਗ _ਦੀ 
ਚਾਂਦੀ ਕਹਿੰਦਾ ਹਾਂ। ਫਿਰ ਤਾਂਬਾ, ਕਲੀ ਅਤੇ ਪਿਤਲ ਕਹਿੰਦਾ ਹਾਂ। ਅੱਠਵੀਂ ਧਾਤ ਦਾ ਨਾਂ 
ਜਿਸਤ ਧਰਿਆ ਜਾਂਦਾ ਹੈ।੯। 
ਉਪਧਾਤ ਦਾ ਕਥਨ 
ਤੱਟਕਾ ਛੱਟਾ 
ਸੁਰਮਾ, ਸ਼ਿੰਗਰਫ਼, ਹੜਤਾਲ (ਤਿੰਨ _ਉਪਧਾਤਾਂ) _ਗਿਣੀਆਂ ਜਾਂਦੀਆਂ ਹਨ ਅਤੇ ਚੌਥੀ 
ਸਿੰਮਲਖਾਰ ਮੰਨੀ ਜਾਂਦੀ ਹੈ। ਮੁਰਦਾ ਸੰਖ, ਮੁਨਸ਼ਿਲ, _ਅਭੂਕ ਅਤੇ _ਔਠਵੀਂ ਖਾਰੇ ਰਸ ਵਾਲਾ 


ਲੂਣ ਕਹੀ ਜਾਂਦੀ _ਹੈ।੧0। 
ਦੰਹਰਾ 

(ਅੱਠ) ਧਾਤਾਂ ਅਤੇ _(ਐੱਠ) _ਉਪਧਾਤਾਂ ਸਮਰਥਾ ਅਨੁਸਾਰ ਕਹੀਆਂ _ਹਨ। ਇਹ 
ਖਾਣਾਂ ਵਿਚ ਹੀ ਹੁੰਦੀਆਂ ਹਨ, ਭਾਵੇਂ ਕੋਈ ਕਿਤੋਂ ਹੀ ਪ੍ਰਾਪਤ ਕਰ _ਲਵੇ।੧੧। 
ਚੱਪਲ? 

ਰਤਨ ਅਤੇ _ਉਪਰਤਨ (ਜਦੋਂ) ਨਿਕਲੇ, _ਤਦੋ' ਹੀ _ਧਾਤਾਂ ਅਤੇ _ਉਪਧਾਤਾਂ (ਆਦਿ) 
ਸਾਰੇ ਪਦਾਰਥ ਪੈਦਾ ਹੋਏ। ਉਹ ਸਭ ਤਦੋਂ ਹੀ ਵਿਸ਼ਣੂ ਨੇ ਉਠਾ ਲਏ। _ਇਕਨਾਂ (ਦੇਵਤਿਆਂ) 
ਨੂੰ ਵੰਡ ਦਿੱਤੇ ਅਤੇ ਹੋਰਨਾਂ (ਦੈਤਾਂ) ਨੂੰ ਕੁਝ ਨ ਦਿੱਤਾ।੧੨। 

(ਸਾਰੰਗ) _ਧਨੁਸ਼, ਬਾਣ, _(ਨੰਦਗ) ਖੜਗ, _(ਸੁਦਰਸ਼ਨ) ਚੱਕਰ ਅਤੇ _ਗਦਾ _(ਵਿਸ਼ਣੂ 
ਨੇ ਆਪ ਰਖ ਲਏ) ਅਤੇ ਪੰਚਜਨ ਸੰਖ (ਆਪਣੇ) ਹੱਥ ਵਿਚ ਲੈ ਕੇ ਜ਼ੋਰ ਦਾ ਨਾਦ ਕੀਤਾ। 
ਫਿਰ ਹਸ ਕੇ ਪਿਨਾਕ ਨਾਂ ਦਾ ਤ੍ਰਿਸ਼ੂਲ ਹੱਥ ਵਿਚ ਫੜ ਲਿਆ ਜੋ ਮਹਾਦੇਵ ਨੂੰ ਦੇ 
ਦਿੱਤਾ।੧੩। 


੨੧੫ ਸ੍ਰੀ _ਦਸਮ-ਗ੍ਰੰਥ _ਸਾਹਿਬ 


ਭੁਸ਼ੰਨਾ ਪੁਯਾਤ ਛੰਦ 
ਦੀਯੋ ਇੰਦੂ _ਐਰਾਵਤੇ ਬਾਜ ਸੂਰੈ। ਉਠੇ ਦੀਹ ਦਾਨੋ ਜੁਧੈ ਲੋਹ ਪੂਰੈ। 
ਅਨੀ ਦਾਨਵੀ ਦੇਖਿ ਉਠੀ _ਅਪਾਰੈ। ਤਬੈ _ਬਿਸਨ ਜੂ ਚਿਤਿ ਕੀਨੀ _ਬਿਚਾਰੈ। ੧੪। 


ਅਥ _ਨਰ ਨਾਰਾਇਣ ਅਵਤਾਰ ਕਥਨੰ 
ਭੁਸ਼ੰਨਾ ਪੁਯਾਤ ਛੰਦ 
ਨਰੈ ਅਉਰ _ਨਾਰਾਇਣੈ ਰੂਪ _ਧਾਰੀ। ਭਯੋ _ਸਾਮੁਹੇ ਸਸਤ੍ਰ _ਅਸਤੁੰ _ਸੈਭਾਰੀ। 
ਭਟੈ ਐਠਿ ਫੈਂਟੇ ਭੁਜੈ ਠੋਕਿ ਭੂਪੰ। ਬਜੇ ਸੂਲ ਸੇਲ ਭਏ ਆਪ ਰੂਪੰ। ੧੫। 


ਪਰਿਯੋ ਆਪ ਮੋ ਲੋਹ ਕ੍ਰੋਹੈ ਅਪਾਰੋ। ਧਰਿਯੋ ਐਸ ਕੈ _ਬਿਸਨੁ _ਤ੍ਰਿਤੀਆਵਤਾਰੋ। 
ਨਰੈ ਏਕੁ _ਨਾਰਾਇਣੈ ਦੁਐ ਸਰੂਪੰ। ਦਿਪੈ ਜੋਤਿ ਸਉਦਰ ਜੁ _ਧਾਰੇ _ਅਨੂਪੰ। ੧੬। 


ਉਠੈ ਟੂਕ ਕੋਪੰ ਗੁਰਜੰ ਪ੍ਰਹਾਰੇ। ਜੁਟੇ ਜੰਗ ਕੋ ਜੰਗ ਜੋਧਾ _ਜੁਝਾਰੇ। 
ਉਡੀ ਧੂਰਿ ਪੂਰੈ ਛੁਹੀ ਐਨ ਗੈਨੰ। ਡਿਗੇ ਦੇਵਤਾ ਦੈਤ ਕੈਪਿਯੋ_ਤ੍ਰਿਨੈਨੰ। ੧੭। 


ਗਿਰੇ ਬੀਰ ਏਕੇ ਅਨੇਕ ਪ੍ਰਕਾਰੈ। ਸੁਭੈ ਜੋਗ ਮੋ ਜੋਗ ਜੋਧਾ ਜੁਝਾਰੈ। 
ਪਰੀ ਤਛ ਮੁਛੰ ਸਭੈ ਅੰਗ ਭੰਗੇ। ਮਨੋ ਪਾਨ ਕੈ ਭੰਗ ਪੌਢੇ ਮਲੰਗੰ। ੧੮। 


ਦਿਸਾ ਮਉ ਨ ਆਈ" ਅਨੀ ਦੈਤ ਰਾਜੈ। ਭਜੈ ਸਰਬ ਦੇਵੈ ਤਜੇ ਸਰਬ ਸਾਜੇ। 
ਗਿਰੇ ਸੰਜ ਪੁੰਜ ਸਿਰੈ ਬਾਹੁ ਬੀਰੋ। ਸੁਭੈ ਬਾਨ ਜਿਉ ਚੇਤਿ ਪੁਹਪੰ ਕਰੀਰੈ। ੧੯। 


ਜਬੈ ਜੰਗ _ਹਾਰਿਯੋ ਕੀਯੋ _ਸ਼ਿਸਨ ਮੌਤ੍ਰੰ। ਭਯੋ ਅੰਤ੍ੁਧ੍ਯਾਨੰ _ਕਰਿਯੋ ਜਾਨੁ _ਤੋਤੇ। 
ਮਹਾ _ਮੋਹਨੀ ਰੂਪ _ਧਾਰਿਯੋ ਅਨੂਪੰ। ਛਕੇ ਦੇਖਿ ਦੋਊ _ਦਿਤਿਯਾਦਿਤਿ ਭੂਪੰ। ੨0। 


/ਛੱਤ ਨੰ ਘਾਝਤ ਨਾਟਕ ਗੁੰਲੇ ਨਰ _ਨਾਨ/ਇਣ %ਵਤਾਰ ਲਤੁਰਲਾ ਨਨ? _#/” 


੧. 


'ਸਮੁਹਿ ਉਨਹੀ ਲੈ” ੨. ਇਹ _ਉਕਤੀ ਕਈਆਂ ਬੀੜਾਂ ਵਿਚ ਨਹੀਂ ਲਿਖੀ ਹੋਈ 


ਚੌਬੀਸ ਅਵਤਾਰ ੨੧੫ 


ਭੁਸ਼ੰਨਾ ਪੁਯਤ ਛੰਦ 

ਇੰਦਰ _ ਨੂੰ _ਐਰਾਵਤ _ਹਾਥੀ _ਅਤੇ 
ਪੱਖਪਾਤ) ਵੇਖ ਕੇ ਦੈਂਤ ਸ਼ਸਤੁ ਲੈ ਕੇ ੨ 
ਕੇ ਦੈਂਤਾ ਦੀ ਅਪਾਰ ਫੌਜ _ਵੀ _ਉਠ _ਖੜੋਤੀ। _ਤਦੋੱ 
ਕੀਤਾ।੧੪। 


ਭੁਸ਼ੰਨਾ ਪੁਯਤ ਛੰਦ 
(ਵਿਸ਼ਣੂ) ਨਰ _ਅਤੇ ਨਾਰਾਇਣ ਰੂਪ ਧਾਰ ਕੇ ਅਤੇ ਅਸਤ੍ਰ-ਸ਼ਸਤ੍ੂ ਸੰਭਾਲ ਕੇ (ਦੈਂਤਾਂ 
ਦੀ ਸੈਨਾ ਦੇ) ਸਾਹਮਣੇ _ਹੋਇਆ। _ਸੂਰਵੀਰਾਂ ਨੇ _ਪਟਕੇ ਕਸ _ਲਏ _(ਕਮਰਕਸੇ _ਕਰ ਲਏ) 
ਅਤੇ _ਰਾਜਿਆਂ _ਨੇ _ (ਆਪਣੀਆਂ) _ਭੁਜਾਵਾਂ _ਠੋਕ _ਲਈਆਂ। _ਤ੍ਰਿਸ਼ੂਲ _ਅਤੇ _ਬਰਛੇ _(ਆਪਸ 
ਵਿਚ) _ਖੜਕਣ _ਲਗੇ ਅਤੇ _(ਸਾਰੇ _ਸੈਨਿਕ) _ਤਿਆਰ-ਬਰ-ਤਿਆਰ (“ਆਪ ਰੂਪੰ”) ਹੋ 
ਗਈ ।੧੫। 
ਬਹੁਤ ਕ੍ਰੋਧ ਨਾਲ ਆਪਸ _ਵਿਚ _ਸ਼ਸਤ੍ਰਾਂ _ਨਾਲ ਯੁੱਧ _ਹੋਇਆ। _ਇਸ ਮੌਕੇ _ਵਿਸ਼ਣੂ 


ਨੇ _ਤੀਜਾ _ਅਵਤਾਰ _ਧਾਰਿਆ। _ਇਕ _ਨਰ _ਅਤੇ _ਦੂਜਾ _ਨਾਰਾਇਣ ਰੂਪ _ਸੀ। (ਉਨ੍ਹਾਂ _ ਨੇ 
ਜੋ) _ਅਨੂਪਮ _ਸੋਂਦਰਯ _ਧਾਰਨ _ਕੀਤਾ ਹੋਇਆ _ਸੀ, _ਉਸ _ਦੀ ਜੋਤਿ ਪ੍ਰਕਾਸ਼ਮਾਨ _ਸੀ।੧੬। 

(ਸੂਰਮੇ) ਉਠ ਕੇ _ਗੁਰਜਾਂ ਦੀ ਮਾਰ ਨਾਲ (ਸਿਰਾਂ ਦੇ ਲੋਹੇ ਦੇ) ਟੋਪਾਂ ਨੂੰ ਟੋਟੇ ਟੋਟੇ 
ਕਰ ਰਹੇ ਸਨ। ਜੰਗ ਦੇ ਜੁਝਾਰੂ ਯੋਧੇ ਯੁੱਧ ਵਿਚ ਜੁਟੇ ਹੋਏ ਸਨ। (ਉਨ੍ਹਾਂ ਦੇ ਯੁੱਧ ਕਰਦਿਆਂ 
ਜੋ) ਧੂੜ ਉਡੀ, ਉਹ ਸਾਰੇ ਆਕਾਸ਼ ਵਿਚ ਛਾ ਗਈ। ਦੇਵਤੇ ਅਤੇ ਦੈਂਤ (ਯੁੱਧ-ਭੂਮੀ ਵਿਚ) 
ਡਿਗਣ ਲਗੇ _ਅਤੇ ਸ਼ਿਵ ਵੀ ਕੰਬਣ _ਲਗਿਆ।੧੭। 


ਇਕ ਇਕ _ਕਰਕੇ _ਅਨੇਕ ਤਰ੍ਹਾਂ ਨਾਲ _ਯੁੱਧ-ਵੀਰ ਡਿਗ _ਰਹੇਂ _ਸਨ। _ ਜੁਝਾਰੂ ਯੋਧੇ 


ਜੰਗ _ਵਿਚ _ਜੁਟੇ ਹੋਏ _ਸ਼ੋਭ _ਰਹੇ _ਸਨ। _ (ਯੋਧਿਆਂ ਦੀਆਂ ਲਾਸ਼ਾਂ) _ਵੱਢੀਆਂ _ਟੁਕੀਆਂ ਅਤੇ 
ਅੰਗ-ਭੰਗ ਹੋਈਆਂ ਪਈਆਂ _ਸਨ। (ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੰਗ ਪੀ ਕੇ ਮਲੰਗ 
ਸੁਤੇ ਪਏ _ਹੋਣ।੧੮। 

ਦੈਂਤ ਰਾਜੇ __ਦੀ ਸੈਨਾ ਦਿਸਣ ਵਿਚ ਨਹੀਂ ਆਈ (ਅਰਥਾਤ ਭਜ _ਗਈ)। (ਉਧਰ) 
ਦੇਵਤੇ _ਵੀ _ਸਾਰਾ _ਸਾਜ਼-ਸਾਮਾਨ _ਛਡ _ਕੇ _ਭਜ _ਗਏ। _(ਯੁੱਧ-ਭੂਮੀ _ਵਿਚ _ਬਹੁਤ _ ਸਾਰੇ) 
ਸੂਰਵੀਰਾਂ ਦੇ ਸਿਰ, ਬਾਹਾਂ ਅਤੇ _ਕਵਚਾਂ ਦੇ ਝੁੰਡ _ਡਿਗੇ ਪਏ _ਸਨ। _ਬਾਣ _(ਕਵਚਾਂ ਵਿਚ) 
ਇੰਜ ਸ਼ੋਭ _ਰਹੇ ਸਨ ਜਿਵੇਂ ਚੇਤਰ ਦੇ ਮਹੀਨੇ ਵਿਚ _ਕਰੀਰਾਂ ਨੂੰ ਫੁਲ ਲਗੇ ਹੁੰਦੇ ਹਨ।੧੯। 

ਜਦੋਂ (ਦੋਹਾਂ ਧਿਰਾਂ ਨੇ ਇਸ ਤਰ੍ਹਾਂ) ਯੁੱਧ ਵਿਚ ਹਾਰ ਖਾ ਲਈ (ਤਦੋਂ) ਵਿਸ਼ਣੂ ਨੇ 
ਵਿਚਾਰ ਕੀਤਾ _ਅਤੇ _ਅੰਤਰ-ਧਿਆਨ _ਹੋ__ਗਿਆ ਮਾਨੋ (ਉਸ ਨੇ _ਕੋਈ) ਤੰਤਰ ਕੀਤਾ ਹੋਵੇ। 
(ਫਿਰ) ਮਹਾ _ਮੋਹਨੀ ਦਾ _ਅਨੂਪਮ ਰੂਪ _ਧਾਰਨ ਕੀਤਾ, _(ਜਿਸ ਨੂੰ) ਵੇਖ ਕੇ ਦੇਵਤੇ ਅਤੇ 
ਦੈੱਤੇ ਰਾਜੇ _ਬਹੁਤ _ਪੁਸੰਨ _ਹੋਏ।੨0। 


/ਟੋਲੇ ਹੀ ਲੰ=੍ਹ ਨਾਟਕ ਕੂੱਥ ਦਾ ਨਰ (ਤੀਜਾ %੨) ਨਾਰ/ਟੈਣ ਚੱਥਾ #ਵਤਾਰ 
ਵਰਣਨ ਨਸਾਪਤ/8/ 


੨੧੬ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਮਹਾ ਮੋਹਨੀ ਅਵਤਾਰ ਕਥਨੰ 
ਡੀ ਭਨਈੀੰ ਲੀ _ਸ਼ਹਹਇ 
ਡਾਸਨ ਪੁੱਆਤਾ ਛੰਦਾ 
ਮਹਾ _ਮੋਹਨੀ ਰੂਪ _ਧਾਰਿਯੋ _ਅਪਾਰੈ। ਰਹੇ _ਮੋਹਿਕੈ _ਦਿਤਿ ਆਦਿਤਿਯਾ _ਕੁਮਾਰੈ। 
ਛਕੇ ਪ੍ਰੇਮ ਜੋਗੇ ਰਹੇ ਰੀਝ ਸਰਬੈ। ਤਜੈ ਸਸਤ੍ ਅਸਤ੍ਰੋ ਦੀਯੋ _ਛੋਰ ਗਰਬੈ। ੧। 


ਫੋਧੇ ਪ੍ਰੇਮ ਫਾਧੈ ਭਯੋ ਕੋਪ ਹੀਣੈ। ਲਗੈ ਨੈਨ ਬੈਨ ਧਯੋ_ਪਾਨਿ ਪੀਣੈ। 
ਗਿਰੇ ਝੂੰਮਿ ਭੂਮੰ ਛੁਟੇ ਜਾਨ ਪ੍ਰਾਣੈ। ਸਭੈ ਚੇਤ ਹੀਣੈ ਲਗੇ ਜਾਨ ਬਾਣੈ। ੨। 


ਲਖੇ _ਚੇਤਹੀਣੈ ਭਏ ਸੂਰ _ਸਰਬੈ। ਛੁਟੇ ਸਸਤੁ _ਅਸਤ੍ਰੰ ਸਭੈ ਅਰਬ _ਖਰਬੈ। 
ਭਯੋ ਪ੍ਰੇਮ ਜੋਗੇ ਲਗੇ ਨੈਨ ਐਸੇ। ਮਨੋ _ਫਾਧਿ ਫਾਧੇ ਮ੍ਰਿਗੀਰਾਜ ਜੈਸੇ। ੩। 


ਜਿਨੈ ਰਤਨ ਬਾਟੇ ਤੁਮਊ ਤਾਹਿ ਜਾਨੋ। ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ। 
ਸਬੈ _ਪਾਤਿ ਪਾਤ ਬਹਿਠੈ ਸੁ ਬੀਰੈ। ਕਟੈ ਪੇਚ ਛੋਰੇ ਤਜੇ ਤੇਗ ਤੀਰੰ। ੪। 


ਜ਼ੱਪਣ/ 
ਸਭ ਜਗ ਕੋ ਜੁ _ਧਨੰਤਰਿ ਦੀਆ। ਕਲਪ ਬ੍ਰਿਛੁ ਲਛਮੀ ਕਰਿ _ਲੀਆ। 
ਸਿਵ ਮਾਹੁਰ _ਰੰਭਾ ਸਭ _ਲੋਕਨ। ਸੁਖ ਕਰਤਾ ਹਰਤਾ ਸਭ _ਸੋਕਨ। ੫। 


ਦੰਹਰਾ 
ਸਸਿ ਕ੍ਰਿਸ ਕੇ ਕਰਬੇ ਨਮਿਤ ਮਨਿ ਲਛਮੀ ਕਰਿ _ਲੀਨ। 
ਉਰਿ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਹੀ ਦੀਨ। ੬। 


ਗਾਹਿ ਰਿਖੀਸਨ ਕਉ ਦਈ ਕਹ ਲਉ ਕਰੋ _ਬਿਚਾਰ। 
ਸਾਸਤੁ ਸੋਧ _ਕਬੀਅਨ ਮੁਖਨ ਲੀਜਹੁ _ਪੂਛਿ _ਸੁਧਾਰ। _੭। 


ਭੁਸ਼ੰਨਾ ਪੁਯਤ ਛੰਦ 
ਰਹੇ ਰੀਝ ਐਸੇ ਸਬੈ ਦੇਵ ਦਾਨੰ। ਮ੍ਿਗੀ ਰਾਜ ਜੈਸੇ ਸੁਨੇ ਨਾਦ ਕਾਨੈ। 


ਚੌਬੀਸ ਅਵਤਾਰ ੨੧੬ 


ਹੁਣ ਮਹਾ ਮੋਹਨੀ ਅਵਤਾਰ ਦਾ ਕਥਨ 
ਨੰ ਭਗਤਾ ਨੰ _ਸਹਨ/ਏ 

ਭੁੱਸ਼ਨਾ ਪੁੱਯਤ ਛੰਦ 

(ਵਿਸ਼ਲੂ ਨੇ) ਮਹਾ ਮੋਹਨੀ ਵਾਲਾ _ਅਪਾਰ _ਰੂਪ _ਧਾਰਨ _ਕੀਤਾ (ਜਿਸ ਨੂੰ ਵੇਖ 
ਦਿਤਿ ਅਤੇ _ਅਦਿਤਿ ਪੁੱਤਰ (ਦੈਂਤ ਅਤੇ ਦੇਵਤੇ) ਮੋਹਿਤ ਹੋ _ਗਏ। ਸਾਰੇ ਪ੍ਰੇਮ ਦੇ 
ਵਿਚ ਮਸਤ ਹੋ ਕੇ ਰੀਝ _ਗਏ ਅਤੇ _ਅਸਤੁ, _ਸ਼ਸਤੂ _ਅਤੇ _ਗਰਬ ਨੂੰ ਤਿਆਗ _ਦਿੱਤਾ।੧। 

(ਸਾਰੇ) ਪ੍ਰੇਮ ਦੇ ਫੰਧੇ ਵਿਚ ਫਸ ਗਏ ਅਤੇ ਕ੍ਰੋਧ ਤੋਂ ਬਿਨਾ ਹੋ _ਗਏ। (ਸਾਰਿਆਂ ਨੂੰ 
ਉਸ ਦੇ) ਨੈਣਾਂ ਅਤੇ ਬੋਲਾਂ (ਦੇ ਬਾਣ ਲਗੇ) ਅਤੇ (ਉਸ ਦੀ ਸੁੰਦਰਤਾ ਦੀ) ਮਦਿਰਾ ਪੀਣ 
ਲਈ ਦੌੜੇ। (ਸਾਰੇ ਉਸ ਦੇ ਸਾਹਮਣੇ) ਘੁਮੇਰੀ ਖਾ ਕੇ ਧਰਤੀ ਉਤੇ ਡਿਗ _ਰਹੇ ਸਨ ਮਾਨੋ 
ਪ੍ਰਾਣ ਹੀ ਨਿਕਲ ਗਏ ਹੋਣ। ਸਾਰੇ ਚੇਤਨਾ ਹੀਣ ਹੋਣ ਲਗੇ ਜਿਵੇ ਤੀਰ ਲਗੇ ਹੁੰਦੇ 
ਹਨ।੨। 

ਸਾਰੇ _ ਸੂਰਮੇ _ਚੇਤਨਾ ਤੋ ਬਿਨਾ ਹੋਏ ਪ੍ਰਤੀਤ ਹੁੰਦੇ ਸਨ। ਸਾਰੇ ਅਰਬ _ਖਰਬ ਸੈਨਿਕਾਂ 
ਦੇ ਅਸਤ _ਅਤੇ ਸ਼ਸਤ੍ਰ _ਰਹਿ ਗਏ _ਸਨ। _(ਮੋਹਨੀ ਦੇ) ਪ੍ਰੇਮ ਦੇ ਯੋਗ _ਵਿਚ (ਉਨ੍ਹਾਂ ਦੀਆਂ) 
ਔਖੀਆਂ _ਇਸ ਤਰ੍ਹਾਂ ਲਗੀਆਂ _ਸਨ, _ਜਿਵੇਂ_ਹੀਰੇ ਹਿਰਨ _ਨੇ _(ਹਿਰਨੀਆਂ ਨੂੰ) ਆਪਣੇ _ਪ੍ਰੇਮ- 
ਫੰਧੇ ਵਿਚ _ਫਸਾਇਆ ਹੋਇਆ ਹੈ।੩। 

ਮੋਹਨੀ ਨੇ (ਜਿਸ ਤਰ੍ਹਾਂ) ਰਤਨ ਵੰਡੇ, _ਉਸ (ਪ੍ਰਸੰਗ) ਨੂੰ ਤੁਸੀਂ ਜਾਣਦੇ ਹੋ। ਕਥਾ 


ਦੇ ਵਧਣ (ਦੇ ਡਰ ਤੋਂ) ਥੋੜੀ ਗੌਲ ਹੀ ਕਹਿੰਦਾ ਹਾਂ। ਸਾਰੇ (ਦੇਵਤੇ ਅਤੇ ਦੈੱਤ) ਸੂਰਵੀਰ 
ਕਤਾਰਾਂ ਬੰਨ੍ਹ _ਕੇ ਬੈਠ _ਗਏ। (ਉਨ੍ਹਾਂ ਨੇ) ਕਮਰਕਸੇ ਖੋਲ੍ਹ _ਦਿੱਤੇ ਅਤੇ ਤੀਰਾਂ ਤੇ ਤਲਵਾਰਾਂ 


੨ 
ਰੰ 
ਨ 
& 
ਠ 


ਚੱਪਲ? 
(ਮੋਹਨੀ ਰੂਪ _ਵਿਸ਼ਣੂ ਨੇ) ਸਾਰੇ __ਜਗਤ ਨੂੰ _ਧਨੰਤਰੀ ਵੈਦ ਦੇ ਦਿੱਤਾ ਅਤੇ ਕਲਪ 
ਲੱਛਮੀ _ਆਪਣੇ _ਕੋਲ _ਰਖ _ਲਏ। _ ਸ਼ਿਵ ਨੂੰ _ਕਾਲ-ਕੂਟ ਜ਼ਹਿਰ _ਅਤੇ ਸਾਰਿਆਂ 


ਰੰਭਾ ਅਤੇ _ਅਪੇਂਛਰਾ ਦਿੱਤੀਆਂ ਜੋ ਸਾਰਿਆਂ ਨੂੰ ਸੁਖ _ਦੇਣ ਵਾਲੀਆਂ _ਅਤੇ (ਉਨ੍ਹਾਂ 


ਖੇਤੀ ਨੂੰ ਪਕਾਉਣ ਲਈ ਚੰਦੂਮਾ (ਆਕਾਸ਼ ਵਿਚ _ਸਥਿਤ ਕੀਤਾ) ਅਤੇ _ਕੌਸਤੁਭ 
ਮਣੀ ਅਤੇ ਲੱਛਮੀ ਨੂੰ ਆਪਣੇ ਕੋਲ ਰਖਿਆ। (ਮਣੀ ਨੂੰ ਉਸ ਨੇ) ਗਲੇ ਵਿਚ (ਹਾਰ ਵਜੋਂ) 
ਪਾ ਲਿਆ, ਉਸ ਦੀ ਚਮਕ ਸਪਸ਼ਟ ਦਿਸਦੀ ਸੀ।੬। 

ਰਿਸ਼ੀਆਂ ਨੂੰ ਕਾਮਧੇਨੁ ਗਊ ਦਿੱਤੀ, (ਸੁ ਮੈਂ) ਕਿਥੋਂ ਤਕ ਵਿਚਾਰ ਪ੍ਰਗਟ ਕਰਾਂ। (ਹੇ 
ਸਰੋਤਿਓ! ਤੁਸੀਂ ਖ਼ੁਦ) ਸ਼ਾਸਤ੍ਰਾਂ ਨੂੰ ਪੜ੍ਹ _ਕੇ ਅਤੇ ਕਵੀਆਂ ਦੇ ਮੁਖ ਤੋਂ ਪੁੱਛ ਕੇ (ਲੋੜੀਂਦੀ) 
ਸੋਧ ਕਰ ਲਵੋ ।੭। 
ਭੁਸ਼ੰਨਾ ਪੁਯਤ ਛੰਦ 

ਸਾਰੇ _ਦੇਵਤੇ ਅਤੇ ਦੈਂਤ (ਇਸ ਵੰਡ ਤੋਂ) 


ਇਸ ਸਨ ਤਰ੍ਹਾਂ 
(ਘੰਟਾਹੇੜਾ) ਦੀ ਆਵਾਜ਼ _ਕੰਨ੍ਹਾਂ ਨਾਲ ਸੁਣ ਕੇ ਹੀਰਾ ਹਿਰਨ (ਮਸਤ ਹੋ ਜਾਂਦਾ ਹੈ)। _ਸਾਰੇ 


੨੧੭ ਸ੍ਰੀ _ਦਸਮ-ਗ੍ਰੰਥ _ਸਾਹਿਬ 
ਬਟੇ ਰਤਨ ਸਰਬ ਗਈ ਫ਼ੂਟ ਰਾਰੈ। ਧਰਿਯੋ ਐਸ ਸ੍ਰੀ ਬਿਸਨੁ ਪੰਚਮ ਵਤਾਰੈ। ੮। 


/ਇਤ ਤੀ _ਲੰਚਤ੍ਹ _ਨਾਟਕੇ ਯੁੱਲੇ_ ਅਹਾਨਹਨਾੀਂ ਪੰਚ# _#ਵਤਾਰ 
ਅਨਾਪਤਮ ਸਤ _ਲਭ# ਸਤ? _੫/ 


ਅਥ _ਬੈਰਾਹ ਅਵਤਾਰ ਕਥਨੰ 
ਭੁਸ਼ੰਨਾ ਪੁਯਤ ਛੰਦ 
ਦਯੋ ਬਾਟ _ਮਦਿਯ _ਅਮਦਿਯ _ਭਗਵਾਨੰ। ਗਏ _ਠਾਮ ਠਾਮੰ ਸਬੈ ਦੇਵ ਦਾਨੰ। 
ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੋ। ਭਜੇ ਦੇਵਤਾ ਦਈਤ ਜਿਤੇ ਜੁਝਾਰੈ। _੧। 
ਹਿਰਿਨ੍ਯੋ ਹਿਰਿੰਨਾਛਸੈ ਦੋਇ ਬੀਰੈ। ਸਬੈ ਲੋਗ ਕੈ ਜੀਤ ਲੀਨੇ _ਗਹੀਰੈ। 
ਜਲ ਬਾ _ਥਲੇਯ ਕੀਯੋ ਰਾਜ ਸਰਬੈ। ਭੁਜਾ ਦੇਖਿ ਭਾਰੀ ਬਢਿਯੋ ਤਾਹਿ ਗਰਬੈ। ੨। 


ਚਹੈ ਜੁਧ ਮੋ ਸੋ ਕਰੇ ਆਨਿ ਕੋਊ। ਬਲੀ ਹੋਏ ਵਾ ਸੋ ਭਿਰੇ ਆਨਿ ਸੋਊ। 
ਚੜਿਯੋ ਮੇਰ ਸਿਰੰਗ ਪਗੰ _ਗੁਸਟ ਸੈਗੈ। ਹਰੇ ਬੇਦ ਭੂਮੰ ਕੀਏ ਸਰਬ ਭੰਗੰ। ੩। 


ਧਸੀ_ਭੂਮਿ ਬੇਦ ਰਹੀ ਹੁਐ _ਪਤਾਰੈ। _ਧਰਿਯੋ __ਬਿਸਨ ਤਉ ਦਾੜ _ਗਾੜਾਵਤਾਰੇ। 
ਧਸ੍ਯੋ ਨੀਰ ਮਧੈ ਕੀਯੋ ਊਚ ਨਾਦੈ। ਰਹੀ ਧੂਰਿ ਪੂਰੈ ਧੁਨੰ _ਨਿਰਬਖਾਦੈ। ੪। 


ਬਜੇ ਡਾਕ ਡਉਰੂ ਦੋਊ ਬੀਰ ਜਾਗੇ। ਸੁਣੇ ਨਾਦਿ ਬੈਕੇ ਮਹਾ ਭੀਰ ਭਾਗੇ। 
ਝਮੀ ਤੇਗ ਤੇਜੈ ਸਰੋਸੈ ਪੁਹਾਰੈ। ਖਿਵੀ ਦਾਮਿਨੀ ਜਾਣੂ _ਭਾਦੋ ਮਝਾਰੈ। ੫। 


ਮੁਖੰ ਮੁਛ _ਬੈਕੀ ਬਕੈ ਸੂਰ ਬੀਰੈ। ਤੜੌਕਾਰ ਤੇਗੰ ਸੜੌਕਾਰ ਤੀਰੈ। 
ਧਮਕਾਰ ਸਾਂਗ ਖੜਕਾਰ ਖਰੀ। ਟੁਟੇ" ਟੂਕ ਟੋਪੰ ਉਠੇ ਨਾਲ ਅਰੈ। ੬। 


ਉਠੇ ਨਦ ਨਾਦ ਢਮਕਾਰ ਢੋਲੋ। _ਢਲੰਕਾਰ ਢਾਲ ਮੁਖੰ ਮਾਰ ਬੋਲੈ। 
ਖਹੇ ਖਗ ਖੂਨੀ ਖੁਲੇ ਬੀਰ ਖੇਤੇ। ਨਚੇ _ਕੌਧਿ ਹੀਣੈ ਕਮਪੈ ਨ੍ਰਿਚੇਤੋ। ੭। 


ਭਰੇ ਜੋਗਣੀ ਪਤ੍ਹ _ਚਉਸਠ _ਚਾਰੀ। _ਨਚੀ _ਖੋਲਿ ਸੀਸੈ `ਬਕੀ _ਬਿਕਰਾਰੀ। 
ਹਸੈ ਭੂਤ ਪ੍ਰੇਤੈ ਮਹਾ ਬਿਕਰਾਲੈ। ਬਜੇ ਡਾਕ ਡਉਰੂ ਕਰੂਰ ਕਰਾਲੈ। ੮। 
੧. 'ਫਟੇ” 


ਚੌਬੀਸ ਅਵਤਾਰ ੨੧੭ 


ਰਤਨ ਵੰਡੇ ਗਏ, _ਲੜਾਈ ਖ਼ਤਮ ਹੋ __ਗਈ। _ਇਸ ਤਰ੍ਹਾਂ ਸ੍ਰੀ ਵਿਸ਼ਣੂ ਨੇ ਪੰਜਵਾਂ ਅਵਤਾਰ 
ਧਾਰਨ _ਕੀਤਾ।੮। 
/ਟਲੋਂ ਹਨ ਲੰਝਤ੍ਹ ਨਾਟਕ ਯੂੁੱਥ ਦੇ ਹਾ #ਹਨੀਂ ਪੰਜਵੇ #ਵਤਾਰ ਲੀ 
ਆਤੀ ਹੱਲ ਸਭ ਸ਼ੁਭ _ਹੈ/&/ 
ਹੁਣ ਬੈਰਾਹ (ਵਾਰਾਹ) ਅਵਤਾਰ ਦਾ ਕਥਨ 
ਭੁਸ਼ੰਨਾ ਪੁਯਤ ਛੰਦ 
ਭਗਵਾਨ _(ਮੋਹਨੀ) ਨੇ ਸ਼ਰਾਬ ਅਤੇ ਅੰਮਿ੍‌ਤ ਵੰਡ ਦਿੱਤੇ ਅਤੇ ਦੇਵਤੇ ਅਤੇ ਦੈੱਤ 
(ਆਪਣੇ _ਆਪਣੇ)ਠਿਕਾਣਿਆਂ ਅਤੇ ਸਥਾਨਾਂ ਨੂੰ ਚਲੇ _ਗਏ। ਉਨ੍ਹਾਂ ਦੋਹਾਂ ਵਿਚਾਲੇ ਫਿਰ 
ਕਲੇਸ਼ ਵੱਧ _ਗਿਆ। ਦੇਵਤੇ ਭਜ _ਗਏ ਅਤੇ ਜੁਝਾਰੂ ਦੈਂਤ ਜਿਤ _ਗਏ।੧। 
ਹਿਰਨਕਸ਼ਪ ਅਤੇ _ਹਰਨਾਖਸ਼ (ਨਾਂ ਦੇ) ਦੋ ਦੈਂਤ ਵੀਰ (ਹੋਏ, ਉਨ੍ਹਾਂ _ਨੇ) ਸਾਰਿਆਂ 
ਲੋਕਾਂ ਦੀ _ਧਨ-ਦੌਲਤ ਜਿਤ _ਲਈ। _(ਉਨ੍ਹਾਂ ਨੇ) ਜਲ ਅਤੇ _ਥਲ _ਸਭ _ਪਾਸੇ ਆਪਣਾ ਰਾਜ 
ਕਾਇਮ _ਕਰ _ਲਿਆ। ਆਪਣੀ ਭਾਰੀ (ਸ਼ਕਤੀਵਰ) ਭੁਜਾਵਾਂ ਨੂੰ ਵੇਖ ਕੇ ਉਨ੍ਹਾਂ ਦਾ ਹੰਕਾਰ 
ਬਹੁਤ ਵੱਧ ਗਿਆ।੨। 
(ਵੇਂ) ਚਾਹੁੰਦੋ ਸਨ ਕਿ ਕੋਈ (ਸਾਡੇ ਨਾਲ) ਆ ਕੈ ਯੁੱਧ ਕਰੇ। (ਪਰ) ਉਨ੍ਹਾਂ ਤੋਂ 
ਤਾਂ ਹੀ ਉਹ ਆ ਕੇ ਲੜਦਾ। (ਅੰਤ ਵਿਚ ਹਰਨਾਖਸ਼) ਸੁਮੇਰ 
ਪਰਬਤ _ਦੀ ਚੋਟੀ ਉਤੇ ਚੜ੍ਹ _ਕੇ (ਉਸ ਨੂੰ) ਪੈਰ ਦੇ ਅੰਗੂਠੇ ਨਾਲ (ਦਬ ਦਿੱਤਾ) ਅਤੇ 
ਲਏ। ਸਾਰੇ 


ਵੇਦ ਖੋਹ ਭੂਮੀ ਦੇ (ਯੱਗ) _ਭੰਗ _ ਕਰ _ਦਿੱਤੇ।੩। 

(ਪੈਰ ਦੇ ਅੰਗੂਠੇ _ਨਾਲ _ਦੌਬਣ _ਕਰਕੇ) ਵੇਦਾਂ _ਸਮੇਤ _ਧਰਤੀ _(ਜਲ _ਵਿਚ) _ਧਸ 
ਗਈ ਅਤੇ _ਪਾਤਾਲ ਲੋਕ ਵਿਚ (ਸਥਿਤ ਹੋ __ਗਈ)। _ਤਦੋਂ ਵਿਸ਼ਣੂ ਨੇ _ਕਠੋਰ _ਹੁਡਾਂ _ਵਾਲਾ 
ਰੂਪ _ਧਾਰਨ _ਕੀਤਾ _ਅਤੇ _ਜਲ _ਵਿਚ _ਧਸ ਗਿਆ ਅਤੇ ਉਂਚੀ ਆਵਾਜ਼ ਕੀਤੀ ਜੋ _ ਸਾਰੇ 


(ਵਾਰਾਹ ਦਾ) ਡਕ _ਡਕ ਕਰਦਾ ਡੋਰੂ ਵਜਿਆ (ਜਿਸ ਦੀ) ਧੁਨੀ ਨੂੰ ਸੁਣ ਕੇ ਦੋਵੇਂ 
(ਦੈਂਤ) ਸੂਰਮੇ ਜਾਗ ਗਏ। (ਉਨ੍ਹਾਂ ਦੇ) ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ 
ਭਜ _ਗਏ। ਕ੍ਰੋਧ ਨਾਲ ਚਲਾਈਆਂ ਜਾ ਰਹੀਆਂ ਤਿਖੀਆ ਤਲਵਾਰਾਂ (ਇੰਜ ਚਲਦੀਆਂ 
ਪ੍ਰਤੀਤ ਹੁੰਦੀਆਂ ਸਨ) _ਮਾਨੋ _ਭਾਦਰੋਂ ਦੇ ਮਹੀਨੇ ਵਿਚ ਬਿਜਲੀ _ਚਮਕਦੀ _ਹੋਵੇ।੫। 

ਮੂੰਹ ਉਤੇ ਕੁੰਡਲੀਆਂ ਮੁੱਛਾਂ ਵਾਲੇ ਸੂਰਵੀਰ _ਲਲਕਾਰਦੇ ਮਾਰਦੇ _ਸਨ। _ਤਲਵਾਰਾਂ 
ਤਾੜ ਤਾੜ _ਕਰਦੀਆ ਸਨ ਅਤੇ ਤੀਰ ਸੜ ਸੜ ਕਰਦੇ ਚਲਦੇ ਸਨ। _ਬਰਛਿਆਂ ਦਾ 
ਧਮਕਾਰ ਹੁੰਦਾ ਸੀ ਅਤੇ _ਖੜਗਾਂ ਦਾ ਖੜਕਾਰ ਹੁੰਦਾ ਸੀ। (ਵੀਰਾਂ ਦੇ ਸਿਰਾਂ ਦੇ) ਟੋਪ ਟੋਟੇ 
ਟੋਟੇ ਹੋ ਰਹੇ ਸਨ ਅਤੇ ਬੰਦੂਕਾਂ ਵਿਚੋਂ _ਔਗ ਨਿਕਲ ਰਹੀ ਸੀ।੬। 

ਢੋਲਾਂ _ਵਿਚੋਂ _ਢੰਮ _ਢੰਮ _ਦਾ ਨਾਦ _ਨਿਕਲ ਰਿਹਾ _ਸੀ। _ਢਾਲਾਂ ਵਿਚੋਂ _ਢਕ-ਢਕ 
ਦੀ (ਆਵਾਜ਼ ਹੋ ਰਹੀ ਸੀ ਅਤੇ ਸੂਰਮੇ) ਮੂੰਹ ਵਿਚੋਂ _ਮਾਰੋ-ਮਾਰੋ _ਬੋਲ _ਰਹੇ _ਸਨ। _ਰਣ- 
ਖਹਿ ਰਹੀਆਂ _ਸਨ। _ਗਰਦਨਾਂ ਤੋਂ ਬਿਨਾ ਧੜ _ਪ੍ਰਾਣਹੀਣ ਸਥਿਤੀ ਵਿਚ _ਨਚ _ਰਹੇ _ਸਨ।੭। 

ਚੌਸਠ _ਜੋਗਣਾਂ ਲਹੂ ਦੇ _ਖੌਪਰ ਭਰ _ਕੇ ਫਿਰ ਰਹੀਆਂ ਸਨ, ਸਿਰਾਂ ਦੇ ਵਾਲ ਖੋਲ੍ਹ 
ਕੇ _ਨਚ _ਰਹੀਆਂ _ਸਨ _ਅਤੇ _ਭਿਆਨ _ਸ਼ਬਦ _ਬੋਲ _ਰਹੀਆਂ _ਸਨ। _ਬਹੁਤ _ਭਿਆਨਕ _ਭੂਤ 
ਅਤੇ ਪ੍ਰੇਤ ਹਸ ਰਹੇ ਸਨ। _ਕਠੋਰ ਅਤੇ ਭਿਆਨਕ ਡੌਰੂ _ਡਕ _ਡਕ ਕਰਦੇ ਵਜ ਰਹੇ ਸਨ।੮। 


੨੧੮ ਸ੍ਰੀ _ਦਸਮ-ਗ੍ਰੰਥ _ਸਾਹਿਬ 


ਪ੍ਰਹਾਰੋਤ ਮੁਸਟੈ ਕਰੈ ਪਾਵ ਘਾਤ। ਮਨੋ ਸਿੰਘ ਸਿੰਘੰ ਡਹੇ ਗਜ ਮਾਤੰ। 
ਛੁਟੀ ਈਸ ਤਾੜੀ _ਡਗਿਯੋ ਬ੍ਰਹਮ _ਧਿਆਨੰ। _ਭਜ੍ਯੋ _ਚੰਦੂਮਾ _ਕਾਪ _ਭਾਨੰ _ਮਧ੍ਯਾਨੰ।੯। 


ਜਲੇ ਬਾ _ਥਲੇਯ ਥਲ _ਤਥ ਨੀਰੈ। ਕਿਧੋ _ਸੈਧਿਯ ਬਾਣ ਰਘੁ ਇੰਦੂ ਬੀਰੈ। 
ਕਰੈ ਦੈਤ ਆਘਾਤ ਮੁਸਟੈ ਪ੍ਰਹਾਰੈ। ਮਨੋ ਚੋਟ _ਬਾਹੈ _ਘਰਿਯਾਰੀ ਘਰਿਯਾਰੈ। _੧0। 


ਬਜੇ ਡੰਗ ਬੈਕੇ ਸੁ ਕੁਰੈ ਕਰਾਰੇ। ਮਨੋ ਗਜ ਜੁਟੇ ਦੰਤਾਰੇ ਦੰਤਾਰੇ। 
ਢਮੰਕਾਰ ਢੋਲ _ਰਣੰਕੇ ਨਫੀਰੇ। ਸੜਕਾਰ _ਸਾਗੈ _ਤੜਕਾਰ _ਤੀਰੈ। _੧੧। 


ਦਿਨੈ ਅਸਟ ਜੁਧੈ ਭਯੋ ਅਸਟ ਰੈਣੈ। ਡਗੀ ਭੂਮਿ ਸਰਬੈ ਉਠਿਯੋ ਕਾਂਪ ਗੈਣੈ। 
ਰਣੈ ਰੰਗ ਰਤੇ ਸਭੈ ਰੰਗਭੂਮੰ। ਹਣ੍ਯੋ _ਬਿਸਨ ਸਤ੍ਰ_ਗਿਰਿਯੋ ਅੰਤਿ ਝੂਮੰ। ੧੨। 


ਧਰੇ ਦਾੜ ਅਗ੍ਰੈ ਚਤੁਰ ਬੇਦ ਤਬੈ ਹਠੀ ਦੁਸਟਿ ਜਿਤੇ ਭਜੇ ਦੈਤ ਸਬੈ। 
ਦਈ ਬੁਹਮ ਆਗਿਆ ਧੁਨੰ ਬੇਦ _ਕੀਯੋ। ਸਬੈ _ਸੰਤਨੰ ਤਾਨ ਕੋ ਸੁਖ ਦੀਯੋ। ੧੩। 


ਧਰਿਯੋ _ਖਸਟਮੰ _ਬਿਸਨ ਐਸਾਵਤਾਰੇ। ਸਬੈ ਦੁਸਟ ਜਿਤੈ ਕੀਯੋ ਬੇਦ _ਉਧਾਰੋ। 
ਥਟਿਯੋ _ਧਰਮਰਾਜੈ ਜਿਤੇ ਦੇਵ ਸਰਬੈ। _ਉਤਾਰਿਯੋ ਭਲੀ _ਭਾਤ ਸੋ ਤਾਹਿ _ਗਰਬੈ। ੧੪। 


/ਇਤ ਨੀ ਲਾਚੇਤ ਨਾਟਕ ਨੁੰਲੇ _ਲੈਰਾਹ ਖਸ਼ਟਆ #ਵਤਾਰ _਼ਅਤਮ ਅਤ _ਸ਼ਭ# ਸਤ? ੬7 
ਅਥ ਨਰ ਸਿੰਘ ਅਵਤਾਰ ਕਥਨੰ 
ਡੀ ਭਨਈ ਲੀ _ਸ਼ਹਹੱਏਾਂ 
ਘਾਧਰੀਛੰਟ 


ਇਹ ਭਾਤਿ ਕੀਯੋ _ਦਿਵਰਾਜ ਰਾਜ। ਭੰਡਾਰ ਭਰੇ ਸੁਭ ਸਰਬ _ਸਾਜ। 
ਜਬ _ਦੇਵਤਾਨ _ਬਢਿਯੋ __ਗਰੂਰ। ਬਲਵੰਤ ਦੈਤ ਉਠੇ _ਕਰੂਰ। _੧। 


ਲਿਨੋ _ਛਿਨਾਇ _ਦਿਵਰਾਜ _ਰਾਜ। _ਬਾਜਿਤ੍ਰ ਨੇਕ ਉਠੇ ਸੁ _ਬਾਜਿ। 
ਇਹ ਭਾਤਿ ਜਗਤਿ ਦੋਹੀ ਫਿਰਾਇ। ਜਲ ਬਾ __ਥਲੇਅੰ ਹਿਰਿਨਾਛ ਰਾਇ। ੨। 


੧. ਕਈਆਂ ਬੀੜਾਂ ਵਿਚ _ਇਹ _ਉਕਤੀ “ਅਥ” ਦੀ _ਉਕਤੀ ਤੋਂ ਪਹਿਲਾਂ ਲਿਖੀ ਹੈ 


ਚੌਬੀਸ ਅਵਤਾਰ ੨੧੮ 


(ਹਰਨਾਖਸ਼ _ਅਤੇ _ਵਾਰਾਹ ਇਕ ਦੂਜੇ ਨੂੰ) ਮੁੱਕੇ ਮਾਰਦੇ ਸਨ ਅਤੇ ਪੈਰਾਂ ਨਾਲ ਵੀ 
ਪਰਹਾਰ ਕਰਦੇ _ਸਨ। (ਇੰਜ _ਲਗਦਾ ਸੀ) ਮਾਨੋ ਸ਼ੇਰ _ਨਾਲ _ ਸ਼ੇਰ _ਜਾਂ ਮਸਤ _ਹਾਥੀ _ਨਾਲ 
ਹਾਥੀ _ਭਿੜ ਰਿਹਾ _ਹੋਵੇ। (ਇਸ ਯੁੱਧ ਦੀ _ਭਿਆਨਕਤਾ ਕਾਰਨ) ਸ਼ਿਵ _ਦੀ ਸਮਾਧੀ ਟੁਟ 
ਗਈ ਅਤੇ (ਉਸ ਦਾ) ਬੂਹਮ ਵਿਚ ਧਿਆਨ ਉਖੜ _ਗਿਆ ਅਤੇ ਸੂਰ ਤੇ ਚੰਦੂਮਾ ਦੁਪਹਿਰ 
ਵੇਲੇ ਹੀ _ਡਰਦਿਆਂ ਭਜ _ ਗਏ।੯। 

(ਅਜਿਹਾ ਯੁੱਧ ਮਚਿਆ ਕਿ) ਪਾਣੀ ਵਾਲੀ ਥਾਂ ਧਰਤੀ ਅਤੇ ਧਰਤੀ ਵਾਲੀ ਥਾਂ 
ਪਾਣੀ _ਹੋ__ਗਿਆ। (ਅਰਥਾਤ ਪਾਣੀ _ਵਿਚ ਬੁਹਤ ਉਛਾਲ _ਆ ਗਿਆ) ਜਿਵੇਂ (ਸਮੁੰਦਰ 
ਨੂੰ ਰਸਤਾ ਦੇਣ ਲਈ) _ਸੂਰਵੀਰ ਸ੍ਰੀ _ਰਾਮ ਚੰਦਰ ਨੇ ਬਾਣ _ਖਿਚਿਆ ਹੈ। ਦੈੱਤ ਜੋ ਮੁਕਿਆਂ 
ਦਾ ਪਰਹਾਰ _ਕਰਦਾ _ਸੀ, _ਉਹ ਮਾਨੋ _ਘੜਿਆਲੀ _ਘੜਿਆਲ _ਉਤੇ ਸੋਟਾ _ਮਾਰਦਾ _ਹੋਵੇ।੧0। 

ਭਿਆਨਕ _ ਨਗਾਰੇ _ ਵਜਦੇ _ਸਨ _ ਐਤ _ ਕਠੋਰ _ ਅਤੇ _ਕਰੜੇ _(ਯੋਧੇ ਆਪਸ _ ਵਿਚ 
ਭਿੜਦੇ _ਸਨ। (ਇੰਜ ਪੁਤੀਤ ਹੁੰਦਾ ਹੈ) ਮਾਨੋ ਲੰਬੇ ਦੰਦਾਂ ਵਾਲੇ _ਹਾਥੀ ਆਪਸ ਵਿਚ ਜੁੱਟੇ 
ਹੋਣ। ਢੋਲਾਂ ਦੀ _ਢੰਮਕਾਰ ਅਤੇ _ਨਫ਼ੀਰੀਆਂ ਦੀ ਗੂੰਜ ਹੋ ਰਹੀ ਹੈ। _ਸੜ-ਸੜ _ਕਰਦੇ _ਬਰਛੇ 
ਅਤੇ _ਤੜ-ਤੜ ਕਰਦੇ ਤੀਰ _ (ਚਲਦੇ _ ਹਨ)।੧੧। 

ਅਠ ਦਿਨਾਂ ਅਤੇ _ਔਠ ਰਾਤਾਂ ਤਕ ਯੁੱਧ _ਹੋਇਆ। ਸਾਰੀ ਭੂਮੀ ਡਾਵਾਂ-ਡੋਲ ਹੋ ਗਈ 
ਅਤੇ ਆਕਾਸ਼ ਵੀ ਕੰਬ _ਉਠਿਆ। ਰਣ-ਭੂਮੀ ਵਿਚ (ਮੌਜੂਦ) ਸਾਰੇ ਯੁੱਧ ਦੇ _ਰੰਗ _ਵਿਚ ਰੰਗੇ 
ਹੋਏ ਸਨ। ਵਿਸ਼ਣੂ ਨੇ ਵੀ ਅੰਤ ਵਿਚ ਵੈਰੀ ਨੂੰ ਮਾਰ ਲਿਆ ਅਤੇ (ਉਹ) ਭਵਾਟਣੀ ਖਾ ਕੇ 
ਡਿਗ ਪਿਆ।੧੨। 

ਤਦੋਂ _(ਵਾਰਾਹ ਨੇ) ਆਪਣੇ _ਹੁਡ _ਉਤੇ ਚੌਹਾਂ ਵੇਦਾਂ ਨੂੰ ਚੁਕ _ਲਿਆਉਂਦਾ। (ਇਕ) 
ਹਠੀ ਦੁਸ਼ਟ _(ਹਰਨਾਖਸ਼) ਦੇ ਜਿਤੇ _ਜਾਣ _ਨਾਲ _ਸਾਰੇ ਦੈੱਤ ਭਜ _ਗਏ। (ਫਿਰ) ਬੂਹਮਾ 
ਨੂੰ ਆਗਿਆ ਦਿੱਤੀ (ਅਤੇ _ਉਸ ਨੇ) _ਧਨੁਰਵੇਦ _ਦਾ ਉੱਚਾਰਣ _ਕੀਤਾ। _ਉਸ ਨੇ ਸਾਰਿਆਂ 
ਸੰਤਾਂ ਨੂੰ ਸੁਖ _ਦਿੱਤਾ।੧੩। 

ਇਸ ਪੁਕਾਰ _ਵਿਸ਼ਣੂ _ਨੇ ਛੇਵਾਂ _ਅਵਾਤਰ _ਧਾਰਨ _ਕੀਤਾ _ਜਿਸ _ਨੇ ਸਾਰੇ ਦੁਸ਼ਟਾਂ 
ਨੂੰ ਜਿਤਿਆ ਅਤੇ ਵੇਦਾਂ ਦਾ ਉਧਾਰ _ਕੀਤਾ। ਧਰਮ _ਦਾ ਰਾਜ ਕਾਇਮ _ਕੀਤਾ ਅਤੇ _ਸਾਰੇ 
ਦੇਵਤੇ ਜਿਤ _ਲਏ। _ਉਸ ਨੇ ਉਨ੍ਹਾਂ (ਦੈਂਤਾਂ ਦਾ) ਹੰਕਾਰ _ਚੰਗੀ ਤਰ੍ਹਾਂ ਉਤਾਰਿਆ _ਸੀ।੧੪। 

/ਟਥੋ ਨਾਂ ਲਾਠਤੂ ਨਾਟਕ ਦੇ ਛੇਵੇਂ _ਲੈਰਾਹ #ਵਤਾਰ ਪ੍ਰਸੰਨ ਦੀ _ਮਘਤੰ ਸਭ ਲਭ _ਹੈ/੬/ 

ਹੁਣ ਨਰਸਿੰਘ ਅਵਤਾਰ ਦਾ ਕਥਨ 
ਨੰ ਭਗਤਾ ਨੰ _ਸਹਨ/ਏ 
ਪਾਧਗਾ ਛੰਦ 

ਇਸ ਤਰ੍ਹਾਂ ਦੇਵ ਰਾਜ ਇੰਦਰ _ਨੇ ਰਾਜ _ਕੀਤਾ ਅਤੇ _ਸਭ ਪ੍ਰਾਕਰ ਦੇ _ਸਾਜ਼ੋ-ਸਾਮਾਨ 
ਨਾਲ ਸ਼ੁਭ _ਭੰਡਾਰ _ਭਰ _ਲਏ। ਜਦੋਂ ਦੇਵਤਿਆਂ ਦਾ ਹੰਕਾਰ ਵੱਧ ਗਿਆ, (ਤਦੋਂ ਉਨ੍ਹਾਂ ਦਾ 
ਹੰਕਾਰ ਤੋੜਨ ਲਈ) ਕਠੋਰ ਅਤੇ _ਬਲਸ਼ਾਲੀ ਦੈਂਤ ਉਠ _ਖੜੋਤਾ।੧। 

(ਉਸ ਨੇ) ਇੰਦਰ ਦਾ ਰਾਜ ਖੋਹ ਲਿਆ ਅਤੇ ਅਨੇਕ ਵਾਜੇ ਵਜ _ਉਠੇ। ਇਸ ਤਰ੍ਹਾਂ 
(ਉਸ ਨੇ) ਜਗਤ ਵਿਚ ਦੁਹਾਈ ਫਿਰਾ ਦਿੱਤੀ ਕਿ ਜਲ ਅਤੇ ਥਲ ਦਾ ਰਾਜਾ ਹਿਰਨਕਸ਼ਪ 
ਹੈ।੨। 


੨੧੯ ਸ੍ਰੀ _ਦਸਮ-ਗ੍ਰੰਥ ਸਾਹਿਬ 


ਇਕ ਦ੍ਯੋਸ ਗਯੋ ਨਿਜ ਨਾਰਿ ਤੀਰ। ਸਜਿ ਸੁਧ ਸਾਜ ਨਿਜ ਅੰਗਿ ਬੀਰ। 
ਕਿਹ ਭਾਤਿ ਸ੍ਹਤ੍ਰਿਯ' ਮੋ ਭਯੋ ਨਿਰੁਕਤ। ਤਬ ਭਯੋ ਦੁਸਟ ਕੋ ਬੀਰਜ ਮੁਕਤ। ੩। 


ਪ੍ਰਹਲਾਦ ਭਗਤ _ਲੀਨੋ _ਵਤਾਰ। ਸਬ _ਕਰਨਿ _ਕਾਜ ਸੰਤਨ _ਉਧਾਰ। 
ਚਟਸਾਰ _ਪੜਨਿ _ਸਉਪ੍ਯੋ ਨ੍ਰਿਪਾਲਿ। ਪਟੀਯਹਿ _ਕਹਿਯੋ ਲਿਖਿ ਦੈ _ਗੁਪਾਲ। ੪। 


ਤੱਟਕਾ ਛੰਟਾ 
ਇਕਿ ਦਿਵਸ” ਗਯੋ __ਚਟਸਾਰਿ ਨ੍ਰਿਪੰ। ਚਿਤਿ ਚੌਕ _ਰਹਿਯੋ _ਸੁਭਿ ਦੇਖਿ ਸੁਤੇ। 
ਜੋ ਪੜਿਯੋ ਦਿਜ ਤੇ ਸੁਨ ਤਾਹਿ ਰੜੋਂ। ਨਿਰਭੈ ਸਿਸੁ ਨਾਮੁ ਗੁਪਾਲ ਪੜੋ। ੫। 


ਸੁਨਿ ਨਾਮੁ ਗੁਪਾਲ ਰਿਸ੍ਯੋ ਅਸੁਰੈ। ਬਿਨੁ ਮੋਹਿ ਸੁ ਕਉਣੁ ਭਜੋ _ਦੁਸਰੈ। 
ਜੀਯ ਮਾਹਿ ਧਰੋ _ਸਿਸੁ ਯਾਹਿ ਹਨੋ। ਜੜ ਕਿਉ ਭਗਵਾਨ ਕੋ ਨਾਮ ਭਨੋ। ੬। 


ਜਲ ਅਉਰ ਥਲ ਇਕ ਬੀਰ ਮਨੰ। ਇਹ ਕਾਹਿ ਗੁਪਾਲ ਕੋ ਨਾਮੁ ਭਨੰ। 
ਤਬ ਹੀ ਤਿਹ ਬਾਧਤ ਥੰਮ ਭਏ। ਸੁਨਿ ਸੂਵਨਨ ਦਾਨਵ ਬੈਨ ਧਏ। _੭। 


ਗਹਿ ਮੂੜ ਚਲੇ ਸਿਸੁ ਮਾਰਨ ਕੋ। ਨਿਕਸ੍ਯੋ ਬਦ ਗੁਪਾਲ ਉਬਾਰਨ ਕੋ। 
ਚਕਚਉਧ ਰਹੇ ਜਨ ਦੇਖਿ ਸਬੈ। ਨਿਕਸ੍ਯੋ ਹਰਿ ਫਾਰਿ ਕਿਵਾਰ ਜਬੈ। ੮। 


ਲਖਿ ਦੇਵ ਦਿਵਾਰ ਸਬੈ ਥਹਰੇ। ਅਵਿਲੋਕਿ ਚਰਾਚਰ ਹੂੰਹਿ ਹਿਰੇ। 
ਗਰਜੇ ਨਰਸਿੰਘ ਨਰਾਂਤ ਕਰੈ। ਦ੍ਰਿਗ ਰਤ ਕੀਏ ਮੁਖ ਸ੍ਰੋਣ ਭਰੋ। ੯। 


ਲਖਿ ਦਾਨਵ _ਭਾਜ _ਚਲੇ ਸਬ _ਹੀ। _ਗਰਜਿਯੋ _ਨਰਸਿੰਘ ਰਣੈ ਜਬਹੀ। 
ਇਕ ਭੂਪਤਿ ਠਾਢਿ ਰਹਿਯੋ ਰਣ ਮੈ। ਗਹਿ ਹਾਥਿ ਗਦਾ ਨਿਰਭੈ ਮਨ ਮੈ। ੧0। 


ਲਰਜ਼ੇ ਸਬ ਸੂਰ ਨ੍ਰਿਪੰ ਗਰਜੇ। ਸਮੁਹਾਤ ਭਏ ਭਟ ਕੇਹਰਿ ਕੇ। 
ਜੁ ਗਏ ਸਮੁਹੇ ਛਿਤ ਤੈ ਪਟਕੇ। ਰਣਿ ਭੈ ਰਣਧੀਰ ਬਟਾ ਨਟ ਕੇ। ੧੧ 


ਬਬਕੇ ਰਣਧੀਰ ਸੁ ਬੀਰ ਘਣੇ। ਰਹਿਗੇ ਮਨੋ ਕਿੰਸਕ ਸ੍ਰੋਣ ਸਣੇ। 
ਉਮਗੇ _ਚਹੂੰ _ਓਰਨ ਤੇ ਰਿਪੁ ਯੌ। ਬਰਸਾਤਿ _ਬਹਾਰਨ” _ਅਭੂਨ _ਜਿਯੋ। _੧੨। 


. 'ਸੁਤ੍ਰਿਯ` ੨. 'ਦਿਯੋਸ” ੩. 'ਜੁ” ੪. 'ਬਹਾਰ ਕੇ” 


ਚੌਬੀਸ ਅਵਤਾਰ ੨੧੯ 


ਇਕ ਦਿਨ _(ਹਿਰਨਕਸ਼ਪ) ਆਪਣੀ ਇਸਤਰੀ ਦੇ ਕੋਲ _ਗਿਆ। (ਉਸ ਵੇਲੇ ਉਸ) 
ਸੂਰਮੇ ਨੇ _ਆਪਣੇ ਅੰਗਾਂ _ਤੇ _ਚੰਗੀ ਤਰ੍ਹਾਂ ਨਾਲ _ਸਾਜ _ਸਜਾਵਟ ਕੀਤੀ ਹੋਈ _ਸੀ। (ਉਹ) 
ਕਿਸੇ ਤਰ੍ਹਾਂ ਇਸਤਰੀ ਨਾਲ ਪ੍ਰੇਮ ਕ੍ਰੀੜਾ ਵਿਚ ਲਗ _ਗਿਆ ਕਿ ਤਦੋਂ ਦੁਸ਼ਟ ਦਾ _ਵੀਰਜ- 
ਪਾਤ ਹੋ 


(ਉਸ ਦੀ ਇਸਤਰੀ ਨੂੰ ਹੋਏ ਗਰਭ _ਤੋਂ ਸਮਾਂ ਆਉਣ ਤੇ) ਸੰਤਾਂ ਦੇ ਕੰਮ _ਸਾਰਨ 
ਅਤੇ ਉੱਧਾਰ ਕਰਨ ਲਈ ਪ੍ਰਹਿਲਾਦ ਭਗਤ ਨੇ ਅਵਤਾਰ _ਲਿਆ। ਰਾਜੇ ਨੇ _ਪਾਠਸ਼ਾਲਾ 
ਵਿਚ ਪੜ੍ਹਨ ਲਈ (ਪਾਂਧੇ ਨੂੰ) ਸੋਂਪਿਆ। (ਪ੍ਰਹਿਲਾਦ ਨੇ ਪਾਂਧੇ ਨੂੰ) ਕਿਹਾ ਕਿ (ਮੇਰੀ) ਪੇਟੀ 
ਉਤੇ ਗੋਪਾਲ ਦਾ ਨਾਂ ਲਿਖ _ਦਿਓ।੪। 
ਤੌਟਕਾ ਛੰਦ 

ਇਕ _ਦਿਨ ਰਾਜਾ _ਪਾਠਸ਼ਾਲਾ ਵਿਚ ਗਿਆ ਅਤੇ ਪੁੱਤਰ ਨੂੰ ਠੀਕ ਠਾਕ ਵੇਖ ਕੇ 
ਚਿੱਤ ਵਿਚ ਹੈਰਾਨ ਹੋਇਆ। (ਉਸ ਨੇ ਕਿਹਾ--) ਸੁਣ, ਜੋ (ਤੂੰ) ਬ੍ਰਾਹਮਣ ਤੋਂ ਪੜ੍ਹਿਆ ਹੈ, 
ਉਹ ਸੁਣਾ। ਬੋਂਚੇ ਨੇ ਨਿਰਭੈ ਹੋ ਕੇ ਗੋਪਾਲ ਦਾ ਨਾਂ ਪੜ੍ਹਿਆ।੫। 


ਗੋਪਾਲ ਦਾ ਨਾਂ ਸੁਣ ਕੇ ਦੈੱਤ ਨੂੰ ਕ੍ਰੋਧ ਆ ਗਿਆ। ਮੇਰੇ ਤੋਂ ਬਿਨਾ ਹੋਰ ਕੌਣ 
ਹੈ, (ਜਿਸ ਨੂੰ ਤੂੰ) ਜਪਦਾ ਹੈਂ। (ਹਿਰਨਕਸ਼ਪ ਨੇ) ਮਨ ਵਿਚ ਪੱਕੀ ਕਰ ਲਈ ਕਿ ਇਸ 
ਬੱਚੇ ਨੂੰ ਮਾਰ _ਦੇਣਾ ਹੈ। ਹੇ ਮੂਰਖ! (ਤੂੰ) ਭਗਵਾਨ _ਦਾ ਨਾਂ ਕਿਉਂ ਜਪਦਾ ਹੈਂ1੬। 


ਜਲ ਅਤੇ ਥਲ ਵਿਚ ਇਕ ਮੈਂ ਹੀ ਸੂਰਵੀਰ ਹਾਂ। ਇਹ ਕਿਸ ਲਈ ਗੋਪਾਲ ਦਾ ਨਾਂ 
ਜਪਦਾ ਹੈ। ਤਦ ਹੀ ਇਸ ਨੂੰ ਥੰਮ ਨਾਲ ਬੰਨ੍ਹ ਦਿੱਤਾ। (ਰਾਜੇ ਦੇ) ਬੋਲ ਸੁਣਦਿਆਂ ਹੀ ਦੈਂਤ 
ਲੋਕ (ਹੁਕਮ _ਦੀ _ਪਾਲਨਾ ਲਈ) ਭਜ _ਗਏ।੭। 

ਬੱਚੇ ਨੂੰ ਮਾਰਨ ਲਈ _ਉਹ ਮੂਰਖ ਦੈਂਤ ਫੜ ਕੇ _ਲੈ 
ਉਬਾਰਨ ਲਈ ਗੋਪਾਲ ਪੁਗਟ ਹੋ__ਗਿਆ। ਸਾਰੇ ਮਨੁੱਖ ਉਸ ਨੂੰ ਵੇਖ 
ਜਦੋਂ ਹਰਿ _(ਨਰਸਿੰਘ) ਕਿਵਾੜ ਫਾੜ _ਕੇ _ਨਿਕਲਿਆ।੮। 

(ਨਰਸਿੰਘ ਨੂੰ) ਵੇਖ _ਕੇ _ਸਾਰੇ ਦੇਵਤੇ ਅਤੇ ਦੈਂਤ _(“ਦਿਵਾਰ'--ਦੇਵ-ਅਰਿ) ਕੰਬਣ 
ਲਗ ਗਏ, ਜੜ __ ਅਤੇ ਚੇਤਨ (ਵੇਖ ਕੇ) ਹੈਰਾਨ ਹੋ _ਗਏ। _ਨਰਾਂ ਦਾ ਅੰਤ ਕਰਨ ਵਾਲੇ 
ਨਰਸਿੰਘ _ਨੇ ਅੱਖਾਂ _ਲਾਲ _ਕਰਕੇ _ਅਤੇ _ਮੂੰਹ ਲਹੂ _ਨਾਲ _ਭਰ _ਕੇ _ਗਰਜਨਾ _ਕੀਤੀ।੯। 

ਜਦੋਂ _ਨਰਸਿੰਘ ਰਣ ਵਿਚ _ਗਰਜਿਆ (ਤਦੋਂ ਉਸ ਨੂੰ) ਵੇਖ ਕੇ ਸਾਰੇ ਦੈਂਤ ਭਜ 
ਗਏ। ਇਕੋ ਰਾਜਾ _(ਹਿਰਨਕਸ਼ਪ) ਹੀ ਹੱਥ _ਵਿਚ ਗਦਾ ਲੈ ਕੇ ਨਿਡਰ ਮਨ ਨਾਲ _ਰਣ- 
ਭੂਮੀ ਵਿਚ _ਡਟਿਆ ਰਿਹਾ।੧0। 

ਜਦੋਂ ਰਾਜੇ _(ਹਿਰਨਕਸ਼ਪ) ਨੇ _ਲਲਕਾਰਾ __ ਮਾਰਿਆ ਤਾਂ ਸਾਰੇ __ ਸੂਰਮੇ ਕੰਬਣ ਲਗ 
ਗਏ ਅਤੇ _ਨਰਸਿੰਘ ਦੇ ਸਾਹਮਣੇ ਹੋਏ। ਜੋ ਵੀ ਜੰਗ ਕਰਨ ਲਈ ਸਾਹਮਣੇ ਆਏ, ਉਹ 
ਨਟ ਦੇ ਵੱਟੇ ਵਾਂਗ ਧਰਤੀ ਉਤੇ _ਪਟਕੇ _ਗਏ।੧੧। 

ਬਹੁਤੇ _ਜੰਗਜੂ _ਸੂਰਵੀਰ ਲਲਕਾਰਦੇ ਸਨ ਅਤੇ ਲਹੂ ਦੇ ਭਿਜੇ (ਇੰਜ ਖੜੋਤੇ 
ਪ੍ਰਤੀਤ ਹੋ ਰਹੇ ਸਨ) ਮਾਨੋ ਕੇਸੂ ਦੇ ਫੁਲ ਹੋਣ। ਚੌਹਾਂ ਪਾਸਿਆਂ ਤੋਂ ਵੈਰੀ ਇੰਜ ਉਲਰੇ ਜਿਵੇਂ 
ਵਰਖਾ ਦੀ ਰੁਤ ਵਿਚ _ਬਦਲ _ਘਿਰਦੇ _ਹਨ।੧੨। 


ਚਲੇ। ਤਦੋਂ _(ਬੌਂਚੇ ਨੂੰ) 
ਕੇ ਹੈਰਾਨ ਰਹਿ ਗਏ, 


੨੨0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਬਰਖੈ ਸਰ ਸੁਧ _ਸਿਲਾ _ਸਿਤਿਯੈ। ਉਮਡੇ _ਬਰਬੀਰ ਦਸੋ _ਦਿਸਿਯੈ। 
ਚਮਕੰਤ ਕ੍ਰਿਪਾਣ ਸੁ ਬਾਣ ਜੁਧੈ। ਫਹਰੰਤ ਧੁਜਾ ਜਨੁ _ਬੀਰ ਕੂਧੈ। ੧੩। 


ਹਹਰੰਤ _ਹਠੀ _ਬਰਖੰਤ _ਸਰੋ। ਜਨੁ _ਸਾਵਨ ਮੇਘ ਬੁਠਿਯੋ ਦੁਸਰੋ। 
ਫਰਹੰਤ ਧੁਜਾ _ਹਹਰੈਤ ਹਯੈ। _ਉਪਜਿਯੋ ਜੀਅ ਦਾਨਵ ਰਾਇ ਭਯੈ। ੧੪। 


ਹਿਹਨਾਤ _ਹਯ _ਗਰਜੰਤ _ਗਜੈ। ਭਟ ਬਾਹ ਕਟੀ ਜਨੁ ਇੰਦੂ ਧੁਜੈ। 
ਤਰਫੰਤ ਭਟੈ ਗਰਜੈ ਗਜੈ। ਸੁਨ ਕੈ ਧੁਨਿ ਸਾਵਣ ਮੇਘ ਲਜੈ। ੧੫। 


ਬਿਚਲ੍ਯੋ ਪਗ ਦ੍ਰੈਕੁ ਫਿਰਿਯੋ ਪੁਨਿ ਜਿਯੋ। ਕਰਿ ਪੁੰਛ ਲਗੇ ਆਹਿ ਕੁਧਤ ਜਿਯੋ। 


ਰਣਰੰਗ ਸਮੈ ਮੁਖ ਯੋ _ਚਮਕ੍ਯੋ। _ਲਖਿ ਸੂਰ _ਸਰੋਰਹੁ ਸੋ _ਦਮਕ੍ਯੋ। ੧੬। 


ਰਣ ਰੰਗ ਤੁਰੰਗਨ ਐਸ _ਭਯੋ। ਸਿਵ ਧਿਆਨ ਛੁਟ੍ਯੋ ਬੁਹਮੰਡ _ਗਿਰਿਯੋ। 
ਸਰ ਸੇਲ ਸਿਲਾ ਸਿਤ ਐਸ ਬਹੇ। ਨਭ ਅਉਰ ਧਰਾ ਦੋਊ ਪੂਰਿ ਰਹੇ। ੧੭। 


ਗਣ ਗੰਧੂਬ ਦੇਖਿ ਦੋਊ ਹਰਖੇ। ਪੁਹਪਾਵਲਿ ਦੇਵ ਸਭੈ _ਬਰਖੇ। 
ਮਿਲ ਗੇ ਭਟ ਆਪ ਬਿਖੈ ਦੋਊ ਯੋ। ਸਿਸ ਖੇਲਤ ਰੈਣਿ ਹੁਡੂਹੁਡ ਜਿਯੋ। ੧੮। 


ਕਲੀ /ਲੁੱਦਆ ਛੰਟਾ 
ਰਣਧੀਰ ਬੀਰ ਸੁ ਗਜਹੀ। ਲਖਿ ਦੇਵ ਅਦੇਵ ਸੁ ਲਜਹੀ। 
ਇਕ ਸੂਰ ਘਾਇਲ ਘੂੰਮਹੀ। ਜਨੁ _ਧੂਮਿ _ਅਧੋਮੁਖ _ਧੂਮਹੀ। ੧੯। 


ਭਟ ਏਕ ਅਨੇਕ ਪ੍ਰਕਾਰ ਹੀ। ਜੁਝੇ ਅਜੁਝ ਜੁਝਾਰ ਹੀ। 
ਫਹਰੰਤ ਬੈਰਕ _ਬਾਣਯੰ। _ਥਹਰੰਤ ਜੋਧ ਕਿਕਾਣਯੋ।। _੨0। 


ਤੋਖ਼ਰ ਛੰਦਾ 
ਹਿਰਣਾਤ ਕੋਟ ਕਿਕਾਨ। _ਬਰਖੰਤ ਸੇਲ ਜੁਆਨ। 
ਛੁਟਕੰਤ ਸਾਇਕ _ਸੁਧ। _ਮਚਿਯੋ _ਅਨੂਪਮ _ਜੁਧ। _੨੧। 
ਭਟ ਏਕ ਅਨੇਕ ਪ੍ਰਕਾਰ। ਜੁਝੇ ਅਨੰਤ ਸ੍ਹਾਰ। 
ਬਾਹੈ _ਕ੍ਰਿਪਾਣ _ਨਿਸੰਗ। _ਮਚਿਯੋ _ਅਪੂਰਬ _ਜੰਗ। _੨੨। 


ਚੌਬੀਸ ਅਵਤਾਰ ੨੨0 


ਦਸਾਂ ਦਿਸ਼ਾਵਾਂ ਤੋਂ ਯੋਧੇ ਉਮਡੇ ਆ ਰਹੇ ਸਨ ਅਤੇ ਸ਼ਿਲਾ (ਉਤੇ ਰਗੜ ਕੇ) ਸਫ਼ੈਦ 
ਕੀਤੇ ਤੀਰਾਂ _ਦੀ _ਵਰਖਾ _ਕਰ ਰਹੇ _ਸਨ। ਯੁੱਧ ਵਿਚ ਤੀਰ ਅਤੇ ਤਲਵਾਰਾਂ _ਚਮਕਦੀਆਂ 
ਸਨ। _ਝੁਲਦੇ ਹੋਏ ਝੰਡੇ (ਇੰਜ ਪ੍ਰਤੀਤ ਹੋ ਰਹੇ _ਸਨ) ਮਾਨੋ ਯੁੱਧ-ਵੀਰ ਕ੍ਰੋਧ (ਨਾਲ _ਝੁਲ 
ਰਹੇ ਹੋਣ)।੧੩। 


ਹਠੀ _ਸੂਰਮੇ _ਹਕਾਰਦੇ _ਸਨ ਅਤੇ _ਤੀਰਾਂ _ਦੀ ਬਰਖਾ __ਕਰਦੇ _ਸਨ, _ਮਾਨੋ _ਸਾਵਣ 
ਮਹੀਨੇ ਵਿਚ ਦੋਹਾਂ ਪਾਸੇ __ਮੀਂਹ ਪੈ ਰਿਹਾ _ਹੋਵੇ। ਝੰਡੇ ਝੂਲਦੇ ਸਨ, ਘੋੜੇ _ਹਿਣਕਦੇ _ਸਨ। 
(ਇਸ ਭਿਆਨਕ ਦ੍ਰਿਸ਼ ਨੂੰ ਵੇਖ ਕੇ) ਦੈੱਤ ਰਾਜੇ ਦੇ ਮਨ ਵਿਚ ਭੈ ਪੈਦਾ ਹੋ _ਗਿਆ।੧੪। 


ਘੋੜੇ _ਹਿਣਕਦੇ ਸਨ, _ ਹਾਥੀ _ਚਿੰਘਾੜਦੇ _ ਸਨ, _ ਯੋਧਿਆਂ ਦੀਆਂ _ ਕਟੀਆਂ _ ਬਾਂਹਵਾਂ 
ਇੰਦਰ 


ਗਜਦੇ _ਸਨ (ਜਿਨ੍ਹਾਂ ਦੀ ਆਵਾਜ਼) ਸੁਣ ਕੇ ਸਾਵਣ _ਦੇ _ਬਦਲ _ ਸ਼ਰਮਿੰਦੇ ਹੁੰਦੇ _ਸਨ।੧੫। 
(ਹਿਰਨਕਸ਼ਪ) _ਵਿਚਲਿਤ ਹੋਕੇ ਦੋ ਹੀ ਕਦਮ ਹਟਿਆ ਸੀ ਕਿ ਫਿਰ ਮੁੜਿਆ, 
ਜਿਵੇਂ __ਖਿਝੇ _ਹੋਏ _ਸੱਂਪ ਦੀ ਪੂਛਲ ਨੂੰ ਹੱਥ ਲਗਿਆਂ (ਉਹ ਫਿਰਦਾ ਹੈ)। ਯੁੱਧ ਵੇਲੇ 


(ਉਸ ਦੇ) ਨੂੰਹ ਦਾ ਰੰਗ ਇਸ ਤਰ੍ਹਾਂ ਚਮਕਿਆ, ਜਿਵੇਂ ਸੂਰਜ ਨੂੰ ਵੇਖ ਕੇ _ਕਮਲ _ਲਿਸ਼ਕਦਾ 
ਹੁੰ ।੧੬। 


ਰਣ-ਭੂਮੀ _ਵਿਚ _ਘੋੜਿਆ ਨੇ ਅਜਿਹਾ _(ਹੁਲੜ) ਮਚਾਇਆ ਕਿ ਸ਼ਿਵ _ਦਾ 
ਧਿਆਨ ਛੁਟ _ਗਿਆ ਅਤੇ ਬ੍ੁਹਮੰਡ _ਹਿਲ _ਗਿਆ। ਪੱਥਰ ਉਤੇ _ਘਿਸਾ ਕੇ ਚਿੱਟੇ __ਕੀਤੇ 
ਤੀਰ ਅਤੇ _ਬਰਛੇ ਇੰਜ ਚਲ ਰਹੇ ਸਨ ਕਿ ਜਿਨ੍ਹਾਂ ਨਾਲ ਧਰਤੀ ਅਤੇ ਆਕਾਸ਼ ਦੋਵੇਂ ਢੌਕੇ 
ਗਏ ਸਨ।੧੭। 

ਗਣਾ ਅਤੇ __ਗੰਧਰਬ __ ਦੋਵੇਂ ਵੇਖ ਕੇ ਪੁਸੰਨ ਹੋ ਰਹੇ ਅਤੇ _ਸਾਰੇ ਦੇਵਤੇ 
ਫੁਲਾਂ __ ਦੀਆਂ _ਮਾਲਾਵਾਂ _ਬਰਸਾ ਰਹੇ _ਸਨ। __ ਦੋਵੇਂ ਯੋਧੇ ਆਪਸ ਇਸ ਤਰ੍ਹਾਂ ਮਿਲ 


ਧੀਰਜ ਵਾਲੇ ਸੂਰਮੇ ਰਣ ਵਿਚ _ਗਜਦੇ __ਸਨ ਜਿਨ੍ਹਾਂ ਨੂੰ ਵੇਖ ਕੇ ਦੈਂਤ ਅਤੇ ਦੇਵਤੇ 
ਸ਼ਰਮਿੰਦੇ ਹੋ _ ਰਹੇ ਸਨ। ਕਈ ਇਕ _ਘਾਇਲ ਸੂਰਮੇ ਘੁੰਮ ਰਹੇ ਸਨ, (ਇੰਜ ਪ੍ਰਤੀਤ ਹੁੰਦਾ 
ਸੀ) ਮਾਨੋ ਧੂੰਆਂ ਸੇਵਨ ਕਰਨ _ਵਾਲੇ __ ਮੂਧੇ ਮੂੰਹ ਧੂੰਆਂ ਪੀ ਰਹੇ _ਹੋਣ।੧੯। 

ਅਨੇਕ ਪ੍ਰਕਾਰ ਦੇ _ਸੂਰਵੀਰ ਸਨ, ਨ ਮਾਰੇ ਜਾ ਸਕਣ ਵਾਲੇ _ਵੀ ਜੂਝ ਕੇ _ਵੀਰ- 


ਗਤਿ _ ਪ੍ਰਾਪਤ ਕਰ ਰਹੇ _ਸਨ। ਝੰਡੀਆਂ _ਅਤੇ _ਤੀਰ _ਫਰ-ਫਰ ਕਰ ਰਹੇ ਸਨ ਅਤੇ _ਘੋੜ- 
ਸਵਾਰ _ ਯੋਧੇ _ (ਫੁਰਤੀ ਨਾਲ) _ਥਰਕਦੇ _ ਫਿਰਦੇ _ ਸਨ।੨0। 
ਤੱਮਰ ਛੰਦ 

ਕਰੋੜਾਂ __ ਘੋੜੇ _ਹਿਣਕਦੇ ਸਨ, _ਸੂਰਵੀਰ _ਬਰਛਿਆਂ ਦਾ ਮੀਂਹ ਵਰ੍ਹਾਉਂਦੇ ਸਸਨ। _ਚੰਗੀ 
ਤਰ੍ਹਾਂ ਤੀਰ ਚਲ ਰਹੇ ਸਨ ਅਤੇ _ਅਨੂਪਮ ਯੁੱਧ ਮਚਿਆ ਹੋਇਆ _ਸੀ।੨੧। 

ਅਨੇਕ _ਤਰ੍ਹਾਂ ਦੇ ਸੂਰਮੇ _(ਲੜਦੇ ਸਨ), _ ਅਣਗਿਣਤ _ ਸਵਾਰ _ ਜੂਝਦੇ _ਸਨ। _ ਨਿਡਰ 
ਹੋ ਕੇ (ਸੈਨਿਕ) ਤਲਵਾਰਾਂ ਚਲਾਉਂਦੇ _ਸਨ ਅਤੇ _ ਬੇਮਿਸਾਲ ਯੁੱਧ _ਹੋ__ਰਿਹਾ _ਸੀ।੨੨। 


੨੨੧ 


ਸੀ _ਦਸਮ-ਗ੍ਰੰਥ _ਸਾਹਿਬ 


ਦੱਧਕਾ ਛੰਦ 
ਬਾਹਿ ਕ੍ਰਿਪਾਣ ਸੁ ਬਾਣ ਭਟ ਗਣ। ਅੰਤਿ ਗਿਰੈ ਪੁਨਿ ਜੂਝਿ ਮਹਾ ਰਣਿ। 
ਘਾਇ ਲਗੈ ਇਮ ਘਾਇਲ' ਝੂਲੈ। ਫਾਗੁਨਿ ਅੰਤਿ ਬਸੰਤ ਸੇ ਫੂਲੈ। ੨੩। 


ਬਾਹਿ ਕਟੀ ਭਟ ਏਕਨ _ਐਸੀ। ਸੁੰਡ ਮਨੋ ਗਜ ਰਾਜਨ ਜੈਸੀ। 
ਸੋਹਤ ਏਕ ਅਨੇਕ ਪ੍ਰਕਾਰੈ। ਫੂਲ ਖਿਲੇ ਜਨੁ _ਮਧਿ ਫੁਲਵਾਰੈ। ੨੪ 


ਸ੍ਰੋਣ ਰੰਗੇ ਅਰਿ ਏਕ ਅਨੇਕੈ। ਫੂਲ ਰਹੇ ਜਨੁ ਕਿੰਸਕ ਨੇਕੈ। 
ਧਾਵਤ _ਘਾਵ _ਕ੍ਰਿਪਾਣ ਪੁਹਾਰੈ। ਜਾਨੁ _ਕਿ ਕੋਪ ਪ੍ਰਤਛ _ਦਿਖਾਰੈ। ੨੫। 


ਤੰਟਕਾ ਛੰਦ 
ਜੂਝਿ ਗਿਰੇ ਅਰਿ ਏਕ ਅਨੇਕੇ। ਘਾਇ ਲਗੇ _ਬਿਸੰਭਾਰ ਬਿਸੇਖੰ। 
ਕਾਟਿ ਗਿਰੇ ਭਟ ਏਕਹਿ ਵਾਰੈ। ਸਾਬੁਨ ਜਾਨੁ ਗਈ ਬਹਿ ਤਾਰੈ। ੨੬। 


ਪੂਰ ਪਰੇ ਭਏ ਚੂਰ ਸਿਪਾਹੀ। ਸੁਆਮਿ ਕੇ ਕਾਜ ਕੀ ਲਾਜ ਨਿਬਾਹੀ। 
ਬਾਹਿ ਕ੍ਰਿਪਾਣਨ ਬਾਣ ਸੁ ਬੀਰੈ। ਅੰਤਿ ਭਜੇ ਭਯ _ਮਾਨਿ _ਅਧੀਰੈ। ੨੭। 


ਦੱਖਣ? 
ਤ੍ਯਾਗਿ ਚਲੈ ਰਣ ਕੋ ਸਬ ਬੀਰਾ। ਲਾਜ ਬਿਸਰ ਗਈ ਭਏ ਅਧੀਰਾ। 
ਹਿਰਿਨਾਛਸ ਤਬ ਆਪੁ ਰਿਸਾਨਾ। ਬਾਧਿ ਚਲ੍ਯੋ ਰਣ ਕੋ ਕਰਿ ਗਾਨਾ। ੨੮। 


ਭਰਿਯੋ ਰੋਸ ਨਰਸਿੰਘ ਸਰੂਪੰ। ਆਵਤ ਦੇਖਿ ਸਮੁਹੇ ਰਣਿ ਭੂਪੰ। 
ਨਿਜ ਘਾਵਨ ਕੋ ਰੋਸ ਨ ਮਾਨਾ। ਨਿਰਖਿ ਸੇਵਕਹਿ ਦੁਖੀ ਰਿਸਾਨਾ। ੨੯। 


ਭੁਸ਼ੰਨਾ ਪੁਯਤ ਛੰਦ 
ਕੰਪਾਈ ਸਟਾ ਸਿੰਘ ਗਰਜ੍ਯੋ ਕੂਰੈ। ਉੜ੍ਯੋ ਹੇਰਿ `ਬੀਰਾਨ ਕੇ ਮੁਖਿ ਨੂਰੋ। 
ਉਠਯੋ ਨਾਦ ਬੈਕੇ ਛੁਹੀ ਗੈਣਿ ਰਜੈ। ਹਸੇ ਦੇਵ ਸਰਬ ਭਏ ਦੈਤ ਲਜੈ। ੩0। 


ਮਚ੍ਯ ਦੁੰਦ ਜੁਧ ਮਚੇ ਦੁਇ _ਜੁਆਣੰ। _ਤੜੰਕਾਰ ਤੇਗ _ਕੜਕੇ _ਕਮਾਣੈ। 
ਭਿਰਿਯੋ ਕੋਪ ਕੈ _ਦਾਨਵੇ _ਸੁਲਤਾਨੰ। _ਹੜੈ _ਸ੍ਰੋਣ ਚਲੇ _ਮਧੈ _ਮੁਲਤਾਣੈ। ੩੧। 


ਕੜਕਾਰ ਤੇਰੈ ਤੜਕਾਰ ਤੀਰੈ। ਭਏ ਟੂਕ ਟੂਕੈ ਰਣੈ ਬੀਰ ਧੀਰੈ। 
ਬਜੇ ਸੈਖ ਭੂਰੇ ਸੁ ਢੋਲੈ ਢਮੰਕੇ। ਰੜੇ ਕੰਕ ਬੈਕੇ ਡਹੈ ਬੀਰ ਬੈਕੇ। ੩੨॥। 


੧. _'ਘਾਲਿ” 


ਚੌਬੀਸ ਅਵਤਾਰ ੨੨੧ 


ਸੂਰਵੀਰਾਂ ਦੇ _ਦਲ _ਤੀਰ _ਤੇ _ਤਲਵਾਰਾਂ ਚਲਾਉਂਦੇ _ਸਨ। _ਅੰਤਿ ਵਿਚ ਉਸ ਵੱਡੀ 

ਜੰਗ _ਵਿਚ ਜੂਝ _ਕੇ _ਡਿਗਦੇ __ਸਨ। ਜ਼ਖਮ _ਲਗਣ ਨਾਲ _ਘਾਇਲ ਇੰਜ ਝੂਲ ਰਹੇ ਸਨ 

ਜਿਵੇਂ _ਫਗਣ _ ਮਹੀਨੇ ਦੇ _ਅੰਤ _ਵਿਚ _ ਬਸੰਤ _ਫੁਲੀ _ਹੋਈ _ਝੂਲਦੀ ਹੁੰਦੀ _ਹੈ।੨੩। 
ਇਕਨਾਂ ਯੋਧਿਆਂ ਦੀ ਕਟੀ ਹੋਈ ਬਾਂਹ ਇੰਜ ਲਗਦੀ ਸੀ ਮਾਨੋ _ਗਜ-ਰਾਜ ਦੀ 


ਦੇ 
ਖਿੜੇ _ਹੋਣ। _ਕ੍ਰਿਪਾਨਾਂ ਦੇ _ਵਾਰ ਨਾਲ ਜ਼ਖ਼ਮੀ ਹੋਏ (ਇਧਰ ਉਧਰ) ਭਜ ਰਹੇ 
ਕ੍ਰੋਧ ਪ੍ਰਤੱਖ _ਹੋ_ਕੇ _ਦਿਖਾਈ _ਦੇ ਰਿਹਾ _ਹੋਵੇ।੨੫। 
ਤੱਟਕਾ ਛੰਟਾ 

ਕਈ ਇਕ ਵੈਰੀ ਜੂਝ _ਕੇ ਡਿਗ ਪਏ ਸਨ ਅਤੇ ਨਰਸਿੰਘ ਨੂੰ ਵੀ ਇਤਨੇ ਅਧਿਕ 
ਜ਼ਖ਼ਮ ਲਗੇ _ਸਨ। __ਇਕੋ _ਵਾਰ ਨਾਲ _(ਨਰਸਿੰਘ) ਨੇ _ਅਨੇਕ ਸੂਰਮੇ ਕਟ _ਕੇ ਡਿਗਾ_ਦਿੱਤੇ। 
(ਇੰਜ ਪੁਤੀਤ ਹੁੰਦਾ ਹੈ) ਮਾਨੋ _ਸਾਬਨ _ਵਿਚ _ਤਾਰ ਚਲ ਗਈ ਹੋਵੇ।੨੬। 

ਸਿਪਾਹੀਆਂ ਦੇ ਪੂਰ ਚੂਰ ਚੂਰ ਹੋਕੇ _ਡਿਗੇ ਪਏ ਸਨ, ਜਿਨ੍ਹਾਂ ਨੇ ਸੁਆਮੀ ਦਾ ਕੰਮ 
ਕਰਕੇ _ਲਾਜ ਪਾਲੀ _ਸੀ। ਕਈ ਇਕ ਸੂਰਮੇ ਕ੍ਰਿਪਾਨਾਂ ਅਤੇ ਤੀਰਾਂ ਨੂੰ ਚਲਾਉਂਦੇ ਸਨ, ਪਰ 
ਅੰਤ ਵਿਚ ਭੈਭੀਤ ਅਤੇ ਅਧੀਰ ਹੋ_ ਕੇ ਭਜ ਜਾਂਦੇ ਸਨ।੨੭। 


ਚੱਪਣਾ/ 


ਨੂੰ _ਚਲਿਆ।੨੮। 
ਉਸ ਸਮੇਂ ਨਰਸਿੰਘ ਸਰੂਪ ਨੂੰ ਵੀ ਕ੍ਰੋਧ ਆ ਗਿਆ ਜਦੋਂ (ਉਸ ਨੇ) ਯੁੱਧ-ਭੂਮੀ 


ਵਿਚ ਦੈੱਤ ਰਾਜੇ ਨੂੰ ਆਉਂਦਿਆਂ ਵੇਖਿਆ। ਉਸ ਨੇ ਆਪਣੇ ਜ਼ਖ਼ਮਾਂ ਲਈ ਕ੍ਰੋਧ ਨਹੀਂ ਕੀਤਾ, 
ਪਰ _ ਸੇਵਕ ਪ੍ਰਹਿਲਾਦ ਨੂੰ ਦੁਖੀ ਵੇਖ ਕੇ ਕ੍ਰੋਧਵਾਨ ਹੋ _ਗਿਆ।੨੯। 


ਭੁੱਸ਼ਗਾ ੪੭ ਛੱਦਾ 


ਨਰਸਿੰਘ ਨੇ _ਗਰਦਨ _ਦੇ ਵਾਲਾਂ _(ਜਟਾ) ਨੂੰ ਹਿਲਾਇਆ ਅਤੇ ਡਰਾਉਣੇ ਢੰਗ 
ਨਾਲ _ਗਜਿਆ। ਇਹ ਵੇਖ ਕੇ ਸੂਰਵੀਰਾਂ ਦੇ ਮੁਖ ਦਾ ਨੂਰ ਉਡ _ਗਿਆ। _ਉਸ ਭਿਆਨਕ 
ਨਾਦ ਦੇ ਹੋਣ ਨਾਲ ਧੂੜ _ਨੇ ਆਕਾਸ਼ ਢਕ __ਲਿਆ। ਸਾਰੇ ਦੇਵਤੇ ਹਸਣ ਲਗੇ _ਅਤੇ ਦੈਂਤ 


ਸ਼ਰਮਿੰਦੇ ਹੋ __ਗਏ।੩0। 

ਦੁਅੰਦ ਯੁੱਧ ਮਚਿਆ ਹੋਇਆ ਸੀ ਅਤੇ ਦੋਵੇਂ ਯੁਂਧਵੀਰ ਵੀ ਭੜਕ _ਗਏ __ਸਨ। 
ਤੇਗਾਂ ਤੜਕ ਰਹੀਆਂ _ਸਨ ਅਤੇ _ਕਮਾਨਾਂ ਕੜਕ _ਰਹੀਆ _ਸਨ। ਦੈਂਤਾਂ ਦਾ _ਰਾਜਾ_ਕ੍ਰੋਧ ਕਰ 
ਕੇ ਲੜਿਆ ਅਤੇ ਮੁਲਤਾਨ ਵਿਚ ਲਹੂ _ਦਾ _ਹੜ _ਵਗਣ ਲਗ _ਗਿਆ।੩੧। 

ਤੇਗਾਂ _ਕੜਕ _ਰਹੀਆਂ _ਸਨ, _ਤੀਰ _ਤੜਕ _ਰਹੇ _ਸਨ। _ਧੀਰਜਵਾਨ ਯੋਧੇ _ਰਣ-ਭੂਮੀ 
ਵਿਚ ਟੋਟੇ ਟੋਟੇ ਹੋ _ਗਏ _ਸਨ। ਸੰਖ, ਤੁਰੀਆਂ ਵਜ ਰਹੀਆਂ ਸਨ, ਢੋਲਾਂ ਦਾ _ਢੰਮਕਾਰ ਹੋ 
ਰਿਹਾ ਸੀ। ਭਿਆਨਕ ਕਾਂ ਬੋਲ ਰਹੇ ਸਨ ਅਤੇ ਵੀਰ ਜੁਟੇ ਹੋਏ ਸਨ।੩੨। 


੨੨੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਭਜੇ _ਬਾਜਿ ਗਾਜੀ ਸਿਪਾਹੀ ਅਨੇਕੇ। ਰਹੇ ਠਾਢਿ ਭੂਪਾਲ ਆਗੇ ਨ ਏਕੇ। 
ਫਿਰਿਯੋ ਸਿੰਘ ਸੂਰ ਸੁ ਕੂਰੈ _ਕਰਾਲੰ। ਕੰਪਾਈ ਸਟਾ ਪੂਛ ਫੇਰੀ ਬ਼ਿਸਲੰ। ੩੩। 


ਦੰਹਰਾ 
ਗਰਜਤ _ਰਣਿ ਨਰ ਸਿੰਘ ਕੇ ਭਜੇ ਸੂਰ ਅਨੇਕ। 
ਏਕ ਟਿਕਿਯੋ ਹਿਰਿਨਾਛ ਤਹ ਅਵਰ ਨ ਜੋਧਾ ਏਕੁ। ੩੪। 
ਚੱਪਣ 
ਮੁਸਟ ਜੁਧ ਜੁੱਟੇ ਭਟ ਦੋਊ। ਤੀਸਰ ਤਾਹਿ ਨ ਪੇਖੀਅਤ ਕੋਊ। 
ਭਏ ਦੁਹੁਨ ਕੇ ਰਾਤੇ ਨੈਣਾ। ਦੇਖਤ ਦੇਵ ਤਮਾਸੇ ਗੈਣਾ। ੩੫। 


ਅਸਟ ਦਿਵਸ _ਅਸਟੇ ਨਿਸਿ ਜੁਧਾ। ਕੀਨੋ _ਦੁਹੂੰ _ਭਟਨ ਮਿਲਿ _ਕੂਧਾ। 
ਬਹੁਰੋ ਅਸੁਰ ਕਿਛੁ ਕੁ _ਮੁਰਝਾਨਾ। _ਗਿਰਿਯੋ ਭੂਮਿ ਜਨੁ _ਬ੍ਰਿਛ ਪੁਰਾਨਾ। ੩੬। 


ਸੀਚਿ ਬਾਰਿ ਪੁਨਿ ਤਾਹਿ _ਜਗਾਯੋ। _ਜਗੋ ਮੂਰਛਨਾ ਪੁਨਿ _ਜੀਯ _ਆਯੋ। 
ਬਹੁਰੋ _ਭਿਰੇ ਸੂਰ ਦੋਈ ਕੂਧਾ। ਮੰਡਿਯੋ ਬਹੁਰਿ ਆਪ ਮਹਿ _ਜੁਧਾ। ੩੭। 


ਭੁਸ਼ੰਨਾ ਪੁਯਤ ਛੰਦ 
ਹਲਾ ਚਾਲ ਕੈ ਕੈ ਪੁਨਰ ਬੀਰ ਢੂਕੇ। _ਮਚਿਯੋ ਜੁਧ _ਜਿਯੋ ਕਰਨ ਸੈਰ _ਘੜੂਕੇ। 
ਨਖੰ ਪਾਤ ਦੋਊ ਕਰੇ ਦੈਤ ਘਾਤੇ। ਮਨੋ ਗਜ ਜੁਟੇ ਬਨੰ ਮਸਤਿ ਮਾਤੋ। ੩੮। 


ਪੁਨਰ _ਸਿੰਘੰ ਧਰਾ ਤਾਹਿ _ਮਾਰਿਯੋ। ਪੁਰਾਨੋ ਪਲਾਸੀ ਮਨੋ ਥਾਇ ਡਾਰਿਯੋ। 
ਹਨ੍ਯੋ ਦੇਖਿ ਦਸੁਟੈ ਭਈ ਪੁਹਪ _ਬਰਖੰ। ਕੀਏ ਦੇਵਤਿਯੋ ਆਨ ਕੈ ਜੀਤ _ਕਰਖੰ। ੩੯। 


ਪਾਧਗਾੀ ਛੰਦ 
ਕੀਨੋ ਨਰ ਸਿੰਘ ਦੁਸਟੰ ਸੰਘਾਰ। _ਧਰਿਯੋ ਸੁ _ਬਿਸਨ ਸਪਤਮ _ਵਤਾਰ। 
ਲਿਨੋ ਸੁ ਭਗਤ ਅਪਨੋ _ਛਿਨਾਇ। ਸਬ _ਸਿਸਟਿ ਧਰਮ ਕਰਮਨ _ਚਲਾਇ। _80। 


ਪ੍ਰਹਲਾਦ _ਕਰਿਯੋ _ਨ੍ਰਿਪ ਛਤਰ _ਫੇਰਿ। ਦੀਨੋ _ਸੰਘਾਰ ਸਬ _ਇਮ ਅੰਧੇਰ। 
ਸਬ ਦੁਸਟ ਅਰਿਸਟ ਦਿਨੇ ਖਪਾਇ। ਪੁਨਿ ਲਈ ਜੋਤਿ ਜੋਤਹਿ ਮਿਲਾਇ। _੪੧। 


ਚੌਬੀਸ ਅਵਤਾਰ 2੨ 


ਹਾਥੀਆਂ _ਉਤੇ _ਸਵਾਰ _(ਗਾਜੀ), _ਘੋੜ-ਸਵਾਰ ਆਦਿ _ਅਨੇਕ ਪੁਕਾਰ _ਦੇ ਸਿਪਾਹੀ 
ਭਜ _ਗਏ। _ਕੋਈ _ਵੀ _ਭੂਪਾਲ _(ਨਰਸਿੰਘ) _ਦੇ ਸਾਹਮਣੇ _ਡਟ _ਨ _ਸਕਿਆ। _ਨਰਸਿੰਘ 


ਯੁੱਧ-ਭੂਮੀ ਵਿਚ _ਨਰਸਿੰਘ ਦੇ _ਗਜਦਿਆਂ ਹੀ ਅਨੇਕਾਂ ਸੂਰਮੇ _ਭਜ _ਗਏ। __ ਉਥੇ 
ਕੇਵਲ ਇਕ _ਹਿਰਨਕਸ਼ਪ ਟਿਕਿਆ, ਹੋਰ ਕੋਈ ਇਕ _ਵੀ ਨ (ਡਟਿਆ)।੩੪। 


ਦੋਵੇਂ ਮਹਾਨ ਯੋਧੇ _ਮੁਕਿਆਂ ਦੀ ਲੜਾਈ ਵਿਚ ਜੁਟ ਗਏ। ਤੀਜਾ ਉਥੇ ਕੋਈ ਨਜ਼ਰ 
ਨਹੀਂ ਆਉਂਦਾ _ਸੀ। ਦੋਹਾਂ ਦੀਆਂ ਔਖਾਂ _ਲਾਲ ਹੋ _ਗਈਆਂ। ਦੇਵਤੇ ਆਕਾਸ਼ ਵਿਚ ਤਮਾਸ਼ਾ 
ਵੇਖ ਰਹੇ ਸਨ।੩੫। 


ਔਠ _ਦਿਨ ਅਤੇ _ਔਠ ਰਾਤਾਂ ਦੋਹਾਂ ਯੋਧਿਆਂ ਨੇ ਕ੍ਰੋਧ ਸਹਿਤ ਆਪਸ ਵਿਚ ਯੁੱਧ 
ਕੀਤਾ। ਫਿਰ ਦੈਂਤ ਕੁਝ ਕੁ _ਮੁਰਝਾ ਗਿਆ ਅਤੇ _ਧਰਤੀ ਉਤੇ (ਇੰਜ) ਡਿਗ ਪਿਆ ਮਾਨੋ 
ਪੁਰਾਣਾ ਬ੍ਰਿਛ ਹੋਵੇ।੩੬। 

ਫਿਰ _(ਨਰਸਿੰਘ ਨੇ) ਪਾਣੀ (ਬਾਰ) ਛਿੜਕ _ਕੇ _ਉਸ ਨੂੰ _ਸਚੇਤ _ਕੀਤਾ। _(ਜਦੋਂ) 


ਉਹ _ਮੂਰਛਨਾ ਤੋਂ ਉਠਿਆ ਤਾਂ (ਉਸ ਨੂੰ) ਹਿੰਮਤ _ਬਝੀ। _ਫਿਰ ਦੋਵੇਂ ਸੂਰਵੀਰ ਕ੍ਰੋਧ ਸਹਿਤ 
ਲੜਨ _ਲਗੇ _ਅਤੇ _ਫਿਰ ਆਪਸ _ਵਿਚ _ ਯੁੱਧ ` ਸ਼ੁਰੂ _ਕਰ _ ਦਿੱਤਾ।੩੭। 
ਭੁਸ਼ੰਨਾ ਪੁਯਤ ਛੰਦ 

ਲਲਕਾਰੇ ਮਾਰ ਕੇ ਫਿਰ ਦੋਵੇਂ ਯੁੱਧਵੀਰ (ਇਕ ਦੂਜੇ ਦੇ ਨੇੜੇ) ਢੁਕੇ। (ਦੋਹਾਂ ਵਿਚ 
ਅਜਿਹਾ) ਯੁੱਧ _ਮਚਿਆ, _ਜਿਵੇਂ (ਮਹਾਭਾਰਤ ਦੀ ਲੜਾਈ _ਵਿਚ) ਕਰਨ ਦਾ ਘੜ੍ੂਕੇ (ਭੀਮ 
ਦਾ ਹਿੜਿੰਬੀ ਦੀ ਕੁੱਖੋਂ ਪੈਦਾ ਹੋਇਆ ਪੁੰਤਰ-ਘਟੋਤਕਚ) _ਨਾਲ (ਹੋਇਆ _ਸੀ)। _(ਨਰਸਿੰਘ 
ਹੱਥਾਂ ਦੇ ਨਹੁੰਆਂ ਨਾਲ ਦੈਂਤ ਨੂੰ ਜ਼ਖਮੀ ਕਰ ਦਿੱਤਾ। (ਇੰਜ ਪ੍ਰਤੀਤ ਹੁੰਦਾ ਸੀ) 
ਬਨ _ਵਿਚ _ਦੋ ਮਦਮਾਤੇ _ਹਾਥੀ _ਆਪਸ _ਵਿਚ _ਜੂਝ _ਰਹੇ _ਹੋਣ।੩੮। 
ਫਿਰ ਨਰਸਿੰਘ ਨੇ (ਦੈਂਤ ਨੂੰ) ਧਰਤੀ ਉਤੇ ਪਟਕ _ਦਿੱਤਾ। (ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ ਢਕ _ਦੇ ਪੁਰਾਣੇ _ਬ੍ਰਿਛ ਨੂੰ ਹਵਾ ਨੇ (ਧਰਤੀ _ਉਤੇ) ਸੁਟ ਦਿੱਤਾ _ਹੋਵੇ। ਦੁਸ਼ਟ ਨੂੰ 
ਮਾਰਿਆ ਗਿਆ ਵੇਖ ਕੇ (ਆਕਾਸ਼ ਤੋਂ) ਫੁਲਾਂ ਦੀ ਬਰਖਾ ਹੋਈ। ਦੇਵਤਿਆਂ ਨੇ ਆ ਕੇ ਜਿਤ 
ਦੀ ਖੁਸ਼ੀ ਦੇ ਗੀਤ _(ਗਾਏ)।੩੯। 
ਪਾਧਗਾੀ ਛੰਦ 

ਨਰਸਿੰਘ ਨੇ ਦੁਸ਼ਟ ਦੈੱਤ ਦਾ _ਸੰਘਾਰ _ਕੀਤਾ। _(ਇਸ _ਤਰ੍ਹਾਂ) _ਵਿਸ਼ਣੂ _ਨੇ _ ਸੇਂਤਵਾਂ 
ਅਵਤਾਰ _ਧਾਰਨ _ਕੀਤਾ। (ਉਸ ਨੇ) ਆਪਣੇ ਭਗਤ ਨੂੰ (ਵੈਰੀ ਦੇ ਹੱਥੋਂ) ਖੋਹ ਲਿਆ ਅਤੇ 


ਸਾਰੀ ਸ੍ਰਿਸ਼ਟੀ ਵਿਚ _ਧਰਮ-ਕਰਮ _ਦੀ _ ਵਿਵਸਥਾ _ਕੀਤੀ।80। 

(ਨਰਸਿੰਘ ਨੇ) ਪ੍ਰਹਿਲਾਦ ਨੂੰ ਰਾਜਾ ਬਣਾਇਆ ਅਤੇ (ਉਸ ਦੇ ਸਿਰ ਉਤੇ) ਛੱਤਰ 
ਫਿਰਾਇਆ। ਇਸ ਤਰ੍ਹਾਂ (ਪਾਪਾਂ ਦਾ) ਸਾਰਾ ਅੰਧਕਾਰ ਖ਼ਤਮ _ਕਰ _ਦਿੱਤਾ। _ਸਾਰੇ ਦੁਸ਼ਟ ਅਤੇ 
ਵਿਘਨਕਾਰੀ ਸ਼ਕਤੀਆਂ ਨਸ਼ਟ _ਕਰ ਦਿੱਤੀਆਂ ਅਤੇ ਫਿਰ (ਆਪਣੀ) ਜੋਤਿ ਬ੍ਹਮ-ਜੋਤਿ 
ਵਿਚ ਮਿਲਾ _ਦਿੱਤੀ।੪੧। 


ਊਂ 


੨੨੩ ਸ੍ਰੀ _ਦਸਮ-ਗ੍ਰੰਥ _ਸਾਹਿਬ 


ਸਭ ਦੁਸਟ ਮਾਰਿ ਕੀਨੇ _ਅਭੇਖ। ਪੁਨ ਮਿਲ੍ਯੋ ਜਾਇ ਭੀਤਰ _ਅਲੇਖ। 
ਕਬਿ ਜਥਾ ਮਤਿ ਕਥ੍ਯੋ _ਬਿਚਾਰੁ। ਇਮ _ਧਰਿਯੋ _ਬਿਸਨੁ ਸਪਤਮ _ਵਤਾਰ। _੪੨। 


/ਏਤ ਨੰ _ਲਾੰਝਤੂ ਨਾਟਕ ਗੁੱਲੇ ਨਰ ਆ ਨਪਤਨ _#ਫਤਾਰ ਆਤਮ 
#ਤ _ਨਭ੭% ੭ਊੁ/ -੭/ 


ਅਥ _ਬਾਵਨ ਅਵਤਾਰ _ਬਰਨੰ 
ਡੀ ਭਨਈੀੰ ਲੀ _ਸ਼ਹਹਲ 
ਭੁਸ਼ੰਨਾ ਪੁਯਤ ਛੰਦ 
ਭਏ ਦਿਵਸ _ਕੇਤੈ _ਨਰਸਿੰਘਾਵਤਾਰੰ। ਪੁਨਰ _ਭੂਮਿ ਮੋ ਪਾਪਾ _ਬਾਢ੍ਰਯੋ _ਅਪਾਰੈ। 
ਕਰੇ ਲਾਗ _ਜਗੈ ਪੁਨਰ ਦੈਤ ਦਾਨੰ। _ਬਲਿਰਾਜ ਕੀ ਦੇਹਿ ਬਢਿਯੋ ਗੁਮਾਨੰ। ੧। 


ਨ ਪਾਵੈ _ਬਲੈ ਦੇਵਤਾ ਜਗ _ਬਾਸੈ। ਭਈ ਇੰਦੂ ਕੀ ਰਾਜਧਾਨੀ _ਬਿਨਾਸੈ। 
ਕਰੀ ਜੋਗ ਅਰਾਧਨਾ ਸਰਬ ਦੇਵੈ। ਪੁਸੰਨੰ ਭਏ ਕਾਲਪੁਰੁਖ ਅਭੇਵੈ। ੨। 


ਦੀਯੋ ਆਇਸੈ ਕਾਲਪੁਰਖੰ _ਅਪਾਰੈ। _ਧਰੋ _ਬਾਵਨਾ _ਬਿਸਨੁ _ਅਸਟਮ _ਵਤਾਰੈ। 
ਲਈ ਬਿਸਨੁ ਆਗਿਆ _ਚਲਿਯੋ ਧਾਇ _ਐਸੇ। _ਲਹਿਯੋ ਦਾਰਦੀ ਭੂਪ ਭੰਡਾਰ ਜੈਸੇ। 


ਨਰਾਜ ਛੰਦ 
ਸਰੂਪ ਛੋਟ ਧਾਰਿ ਕੈ। ਚਲਿਯੋ ਤਹਾ ਬਿਚਾਰਿ ਕੈ। 
ਸਭਾ ਨਰੇਸ ਜਾਨ੍ਯੋ। ਤਹੀ ਸੁ _ਪਾਵ ਠਾਨ੍ਯੋ। _੪। 
ਸੁ ਬੇਦ ਚਾਰ ਉਚਾਰ ਕੈ। ਸੁਣ੍ਯੋ ਨ੍ਰਿਪੰ ਸੁਧਾਰ ਕੈ। 
ਬੁਲਾਇ ਬਿਪੁ ਕੋ _ਲਯੋ। _ਮਲਯਾਗਰ _ਮੂੜਕਾ _ਦਯੋ। _੫। 


ਪਦਾਰਘ _ਦੀਪ ਦਾਨ ਦੈ। ਪ੍ਰ ਦਛਨਾ ਅਨੇਕ _ਕੈ। 
ਕਰੋਰਿ ਦਛਨਾ ਦਈ। ਨ ਹਾਥਿ ਬਿਪ ਨੈ ਲਈ। ੬। 


ਕਹਿਯੋ ਨ ਮੋਰ ਕਾਜ ਹੈ। ਮਿਥ੍ਯਾ ਇਹ ਤੋਰ ਸਾਜ ਹੈ। 
ਅਢਾਇ ਪਾਵ ਭੂਮਿ ਦੇ। ਬਸੇਖ ਪੂਰ ਕੀਰਤਿ ਲੈ। ੭। 


ਚੱਪਣ? 
ਜਬ _ਦਿਜ ਐਸ _ਬਖਾਨੀ ਬਾਨੀ। ਭੂਪਤਿ _ਸਹਤ ਨ ਜਾਨ੍ਯੋ _ਰਾਨੀ। 
ਪੈਰ ਅਢਾਇ ਭੂੰਮਿ ਦੇ ਕਹੀ। ਦ੍ਰਿੜ ਕਰਿ ਬਾਤ ਦਿਜੋਤਮ ਗਹੀ। ੮। 


੩। 


ਚੌਬੀਸ ਅਵਤਾਰ ੨੨੩ 


(ਨਰਸਿੰਘ ਨੇ) ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬੇਹਾਲ ਕਰ ਦਿੱਤਾ ਅਤੇ ਫਿਰ _ਅਲੇਖ 
(ਪਰਮ-ਸੱਤਾ) ਵਿਚ ਮਿਲ _ਗਿਆ। ਕਵੀ ਨੇ ਆਪਣੀ ਬੁੱਧੀ ਅਨੁਸਾਰ _ਵਿਚਾਰ-ਪੂਰਵਕ 
ਕਥਨ ਕੀਤਾ ਹੈ। _ਇਸ ਤਰ੍ਹਾਂ _ਵਿਸ਼ਣੂ ਨੇ ਸੱਤਵਾਂ ਅਵਤਾਰ _ਧਾਰਨ _ਕੀਤਾ _ਸੀ।੪੨। 

/ਟਲੋ ਨੀ ਲੰਦਤੂੁ ਨਾਟਕ ਗੁੰਝ ਦਾ _ਨਗਨੰਘ ਅੱਤਵਾਂ %ਵਤਾਰ &ਸੰਨ 
ਅਆਾਪਤ ਸਭ ਲਭ _/੭/ 
ਹੁਣ ਬਾਵਨ ਅਵਤਾਰ ਦਾ ਕਥਨ 


ਡੀ ਭਗਉੰਤਾੰਂ ਜੀ _ਸ਼ਹਹਇ 
ਭੁਸ਼ੰਨਾ ਪੁਯਤ ਛੰਦ 
ਨਰਸਿੰਘ ਅਵਤਾਰ ਨੂੰ ਹੋਇਆਂ ਕਿਤਨਾ ਸਮਾਂ ਬੀਤ _ਗਿਆ। _ਧਰਤੀ ਉਤੇ ਫਿਰ 
ਅਪਾਰ _ਪਾਪ _ਵੱਧ _ਗਿਆ। ਫਿਰ ਦੈਂਤ ਅਤੇ ਦਾਨਵ ਯੋਗ (ਆਦਿ ਵਿਚ ਵਿਘਨ ਪੈਦਾ 
ਕਰਨ) ਲਗ _ਗਏ। _ਬਲਿ ਰਾਜੇ ਦੇ ਸ਼ਰੀਰ ਵਿਚ _ਹੰਕਾਰ ਬਹੁਤ ਵੱਧ _ਗਿਆ।੧। 


ਦੇਵਤੇ ਯੱਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨ ਹੀ ਯੱਗ ਦੀ 
ਸੁਗੰਧੀ (ਮਾਣ ਸਕਦੇ _ਸਨ)। ਇੰਦਰ ਦੀ ਰਾਜਧਾਨੀ ਨਸ਼ਟ ਹੋ _ਗਈ ਸੀ। ਸਾਰਿਆਂ 
ਦੇਵਤਿਆਂ ਨੇ ਯੋਗ _ਆਰਾਧਨਾ ਕੀਤੀ (ਜਿਸ _ਦੇ ਫਲਸਰੂਪ) _ਅਭੇਵ ਰੂਪ ਵਾਲੇ _“ਕਾਲ 
ਪੁਰਖ” ਪ੍ਰਸੰਨ _ਹੋਏ।੨। 

ਅਪਾਰ _“ਕਾਲ ਪੁਰਖ” ਨੇ ਵਿਸ਼ਣੂ ਨੂੰ ਅਗਿਆ ਦਿੱਤੀ ਕਿ ਉਹ ਹੁਣ ਅੱਠਵਾਂ 
ਅਵਤਾਰ _ਧਾਰਨ _ਕਰੇ। _ਵਿਸ਼ਣੂ ਆਗਿਆ ਲੈ ਕੇ ਇੰਜ ਧਾਈ ਕਰ ਕੇ ਚਲਿਆ ਜਿਵੇ 
ਕੰਗਲੇ ਨੂੰ ਸ਼ਾਹੀ ਖ਼ਜ਼ਾਨਾ ਮਿਲ _ਗਿਆ ਹੁੰਦਾ ਹੈ।੩। 
ਨਰਾਜ ਛੱਟਾ 

(ਵਿਸ਼ਣੂ ਬਾਹਮਣ ਦਾ) ਛੋਟਾ ਜਿਹਾ ਰੂਪ _ਧਾਰ ਕੇ _ਵਿਚਾਰ-ਪੂਰਵਕ _ ਉਥੋਂ' 
ਚਲਿਆ। _ ਰਾਜੇ _ਦੇ ਦਰਬਾਰ _ਨੂੰ ਜਾਣਨ _ ਉਪਰੰਤ _ ਉਥੇ _ਪੈਰ _ਗਡ _ਦਿੱਤੇ।੪। 

(ਉਸ ਬ੍ਰਾਹਮਣ ਨੇ) ਚੌਹਾਂ ਵੇਦਾਂ ਨੂੰ ਚੰਗੀ ਤਰ੍ਹਾਂ ਉਚਾਰ ਕੇ ਰਾਜੇ ਨੂੰ _ਸੁਣਾਇਆ। 
(ਰਾਜੇ ਨੇ) ਬ੍ਰਾਹਮਣ ਨੂੰ (ਆਪਣੇ ਕੋਲ) ਬੁਲਾ ਲਿਆ ਅਤੇ ਚੰਦਨ ਦੀ ਲਕੜੀ _ਦੀ ਬਣੀ 
ਪੀੜ੍ਹੀ _(ਬੈਠਣ ਨੂੰ) _ਦਿੱਤੀ।੫। 

(ਰਾਜੇ ਨੇ ਬ੍ਰਾਹਮਣ ਦੇ) ਪੈਰ ਧੌਤੇ ਅਤੇ ਆਰਤੀ ਉਤਾਰੀ ਤੇ ਅਨੇਕ ਵਾਰ 
ਪ੍ਰ ਦਖਣਾ _ਕੀਤੀ। _(ਫਿਰ) ਕਰੋੜਾਂ _ਦੌਂਛਣਾ ਦਿੱਤੀਆਂ (ਪਰ) ਬ੍ਰਾਹਮਣ ਨੇ (ਕਿਸੇ ਨੂੰ) ਹੱਥ 
ਤਕ ਨ ਲਾਇਆ।੬। 

(ਬਾਹਮਣ ਨੇ) ਕਿਹਾ ਕਿ ਇਹ ਮੇਰੇ ਕਿਸੇ ਕੰਮ ਨਹੀਂ। ਇਹ ਤੇਰੇ (ਸਾਰੇ) ਸਾਜ 
ਮਿਥਿਆ _ਹਨ। (ਮੈਨੂੰ) ਢਾਈ ਕਦਮ ਭੂਮੀ ਪੁਦਾਨ ਕਰ। _ਉਸ (ਦੇ ਫਲ ਵਜੋਂ) ਹੇ ਰਾਜਨ! 
ਵਿਸ਼ੇਸ਼ ਯਸ਼ _ਅਰਜਿਤ _ਕਰ।੭। 
ਚੱਪਲ? 

ਜਦੋਂ ਬ੍ਰਾਹਮਣ ਨੇ _ਇਸ ਤਰ੍ਹਾਂ ਗੱਲ _ਕਹੀ, (ਤਾਂ) ਰਾਣੀ ਸਮੇਤ ਰਾਜੇ ਨੇ (ਇਸ 
ਦੇ ਭੇਦ ਨੂੰ) ਨ ਸਮਝਿਆ। (ਸਰੇਸ਼ਠ ਬ੍ਰਾਹਮਣ ਨੇ) ਢਾਈ ਕਦਮ ਦੇਣ ਲਈ ਕਿਹਾ (ਉਸ 
ਗੱਲ _ ਨੂੰ) ਦ੍ਰਿੜ੍ਹਤਾ ਪੂਰਵਕ _ ਫੜ _ਲਿਆ।੮। 


੨੨੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਦਿਜਬਰ ਸੁਕ ਹੁਤੋ ਨ੍ਰਿਪ _ਤੀਰਾ। ਜਾਨ _ਗਯੋ__ਸਭ ਭੇਦੁ ਵਜੀਰਾ। 
ਜਿਯੋ _ਜਿਯੋ _ਦੇਨ ਪ੍ਰਿਥਵੀ ਨ੍ਰਿਪ ਕਹੈ। _ਤਿਮੁ ਤਿਮੁ ਨਾਹਿ ਪੁਰੋਹਿਤ ਗਹੈ। ੯। 


ਜਬ ਨ੍ਰਿਪ ਦੇਨ ਧਰਾ ਮਨੁ _ਕੀਨਾ। ਤਬ ਹੀ ਉਤਰ ਸੁਕ ਇਮ ਦੀਨਾ। 
ਲਘੁ ਦਿਜ ਯਾਹਿ ਨ ਭੂਪ ਪਛਾਨੋ। _ਬਿਸਨੁ ਅਵਤਾਰ ਇਸੀ ਕਰਿ _ਮਾਨੋ। _੧0। 


ਸੁਨਤ ਬਚਨ ਦਾਨਵ ਸਭ _ਹਸੇ। ਉਚਰਤ ਸੁਕ੍ਰ ਕਹਾ ਘਰਿ _ਬਸੇ। 
ਸਸਿਕ ਸਮਾਨ ਨ ਦਿਜ ਮਹਿ ਮਾਸਾ। ਕਸ _ਕਰਹੈ ਇਹ ਜਗ _ਬਿਨਾਸਾ। _੧੧। 


ਦੌਂਹਰਾ/ ਨੁਕੁੱਡਾਲਾ 
ਜਿਮ _ਚਿਨਗਾਰੀ ਅਗਨਿ _ਕੀ _ਗਿਰਤ _ਸਘਨ ਬਨ _ਮਾਹਿ। 
ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ _ਨਾਹਿ। ੧੨। 


ਚੱਪਲ? 
ਹਸਿ ਭੂਪਤਿ ਇਹ ਬਾਤ _ਬਖਾਨੀ। ਸੁਨਹੋ ਸੁਕ ਤੁਮ ਬਾਤ ਨ ਜਾਨੀ। 
ਫੁਨਿ ਇਹ ਸਮੋ ਸਭੋ ਛਲ ਜੈ ਹੈ। ਹਰਿ ਸੋ ਫੇਰਿ ਨ ਭਿਛਕ ਐ ਹੈ। _੧੩। 


ਮਨ ਮਹਿ ਬਾਤ ਇਹੈ ਠਹਰਾਈ। ਮਨ ਮੋ ਧਰੀ ਨ ਕਿਸੂ ਬਤਾਈ। 
ਭ੍ਰਿਤ ਤੇ ਮਾਂਗ _ਕਮੰਡਲ ਏਸਾ। _ਲਗ੍ਯੋ ਦਾਨ ਤਿਹ _ਦੇਨ ਨਰੇਸਾ। _੧੪। 


ਸੁਕੂ ਬਾਤ ਮਨ ਮੋ _ਪਹਿਚਾਨੀ। ਭੇਦ ਨ ਲਹਤ ਭੂਪ ਅਗਿਆਨੀ। 
ਧਾਰਿ ਮਕਰਿ ਕੇ ਜਾਰ _ਸਰੂਪਾ। ਪੈਠਿਯੋ ਮਧ _ਕਮੰਡਲ ਭੂਪਾ। _੧੫। 


ਨ੍ਰਿਪ ਬਰ ਪਾਨਿ ਸੁਰਾਹੀ ਲਈ। ਦਾਨ ਸਮੈ ਦਿਜ ਬਰ ਕੀ ਭਈ। 
ਦਾਨ ਹੇਤ ਜਬ _ਹਾਥ _ਚਲਾਯੋ। _ਨਿਕਸ ਨੀਰ ਕਰਿ ਤਾਹਿ ਨ ਆਯੋ। ੧੬। 


ਤਮਰ ਛੰਟ 


ਚਮਕ੍ਯੋ ਤਬੈ _ਦਿਜਰਾਜ। _ਕਰੀਐ ਨ੍ਰਿਪੇਸੁ `ਇਲਾਜ। 
ਤਿਨਕਾ ਮਿਲੈ ਇਹ ਬੀਚਿ। ਇਕ ਚਛ ਹੁਐ ਹੈ ਨੀਚ। ੧੭। 


ਤਿਨੁਕਾ ਨ੍ਰਿਪਤ ਕਰਿ _ਲੀਨ। _ਭੀਤਰ _ਕਮੰਡਲ _ਦੀਨ। 
ਸੁਕ ਆਖਿ ਲਗੀਆ ਜਾਇ। ਇਕ ਚਛ ਭਯੋ _ਦਿਜ ਰਾਇ। ੧੮। 


ਚੌਬੀਸ ਅਵਤਾਰ ੨੨੪ 


ਉਸ ਵੇਲੇ ਰਾਜ-ਪੁਰੋਹਿਤ ਸ਼ੁਕ੍ਰਾਚਾਰਯ ਰਾਜੇ ਕੋਲ ਸੀ। (ਉਹ ਵਜ਼ੀਰ ਰੂਪ 
ਪੁਰੋਹਿਤ) ਸਾਰਾ ਭੇਦ _ਸਮਝ _ਗਿਆ। ਜਿਵੇਂ ਜਿਵੇਂ ਰਾਜਾ ਪ੍ਰਿਥਵੀ ਦੇਣ ਦੀ ਗੱਲ ਕਹਿੰਦਾ, 
ਤਿਵੇਂ ਤਿਵੇਂ ਪੁਰੋਹਿਤ ਨਾਂਹ ਨਾਂਹ _ਕਹੀ _ਜਾਂਦਾ।੯। 

ਜਦੋਂ ਰਾਜੇ ਨੇ ਧਰਤੀ ਦੇਣ ਦਾ ਮਨ ਬਣਾਇਆ, ਤਦੋਂ ਸ਼ੁਕ੍ਰਾਚਾਰਯ ਨੇ ਇੰਜ ਉੱਤਰ 
ਦਿੱਤਾ-- ਹੇ ਰਾਜਨ! ਇਸ ਨੂੰ ਨਿੱਕਾ ਜਿਹਾ ਬ੍ਰਾਹਮਣ ਨ ਸਮਝੋ, ਇਸ ਨੂੰ ਵਿਸ਼ਣੂ ਦਾ 
ਅਵਤਾਰ _ਕਰ ਕੇ ਮੰਨੋ।੧0। 

(ਸ਼ੁਕ੍ਰਾਚਾਰਯ ਦੀ _ਗੌਲ ਸੁਣ ਕੇ) ਸਾਰੇ ਦੈਂਤ ਹਸਣ ਲਗ ਪਏ ਅਤੇ ਕਹਿਣ _ਲਗੇ- 
ਸ਼ੁਕਰ _ਸੀ! (ਤੁਹਾਡੀ ਸੁਰਤ) ਕਿਸ ਥਾਂ ਟਿਕੀ ਹੈ। ਇਸ ਬ੍ਰਾਹਮਣ ਵਿਚ ਸਹੇ ਜਿੰਨਾ ਵੀ 
ਮਾਸ _ਨਹੀਂ_ਹੈ। _ਇਹ _ਕਿਸ ਤਰ੍ਹਾਂ _ਯੌਂਗ _ਦਾ _ਨਾਸ਼ _ਕਰ _ਦੇਵੇਗਾ।੧੧। 
ਦੌਹਰਾ/ ਨਕ ਨੇ /ਨੈਹਾ- 

ਹੇ ਰਾਜਨ! ਜਿਵੇਂ ਅਗਨੀ ਦੀ ਨਿੱਕੀ ਜਿਹੀ _ਚਿੰਗਾਰੀ ਸੰਘਣੇ ਬਨ _ਵਿਚ ਡਿਗ 
ਪਏ, ਉਹ ਥੋੜੀ ਤੋਂ ਜ਼ਿਆਦਾ ਹੋ ਜਾਂਦੀ ਹੈ, ਉਸੇ ਤਰ੍ਹਾਂ (ਦੀ ਸਥਿਤੀ) ਇਸ ਬ੍ਰਾਹਮਣ ਦੀ 


ਚੱਪਣਾ/ 

ਬਲੀ ਰਾਜੇ ਨੇ ਹਸ ਕੇ ਇਹ ਗੱਲ ਕਹੀ-- ਹੇ ਸ਼ੁਕੂ! ਸੁਣ, ਤੂੰ ਇਸ ਗੱਲ ਦਾ ਭੇਦ 
ਨਹੀਂ ਪਾਇਆ। _ਇਹ ਸਮਾਂ ਫਿਰ ਹੱਥੋੰ _ਨਿਕਲ ਜਾਵੇਗਾ (ਕਿਉਕਿ) ਹਰਿ ਵਰਗਾ ਕੋਈ 
ਮੰਗਤਾ ਮੁੜ ਕੇ ਨਹੀਂ ਆ _ਸਕੇਗਾ।੧੩। 


ਰਖੀ, ਕਿਸੇ ਨੂੰ 
ਲੱਗਿਆ।੧੪। 

ਸ਼ੁਕਰਾਚਾਰਯ ਨੇ (ਇਸ) ਗੱਲ ਨੂੰ ਮਨ ਵਿਚ ਸਮਝ _ਲਿਆ (ਅਤੇ ਵਿਚਾਰਨ _ਲਗਾ 
ਕਿ) ਨਾਮਸਮਝ ਰਾਜਾ ਇਸ ਭੇਦ ਨੂੰ ਨਹੀਂ ਜਾਣਦਾ। (ਸ਼ੁਕ੍ਰਾਚਾਰਯ ਨੇ) _ਮਕੜੀ ਦੇ ਜਾਲੇ 


ਦਾ ਰੂਪ ਧਾਰਿਆ ਅਤੇ ਰਾਜੇ ਦੇ _ਕਮੰਡਲ ਦੀ ਟੂਟੀ ਵਿਚ _ਬੈਠ _ਗਿਆ।੧੫। 

ਰਾਜੇ ਨੇ ਆਪਣੇ ਹੱਥ _ਵਿਚ _ਕਮੰਡਲ ਫੜ _ਲਿਆ। ਬ੍ਰਾਹਮਣ ਨੂੰ ਦਾਨ ਦੇਣ ਦੀ 
ਘੜੀ ਆ ਗਈ। _ਜਦੋਂ ਰਾਜੇ ਨੇ ਦਾਨ ਦੇਣ ਲਈ ਹੱਥ ਅਗੇ ਕੀਤਾ, ਪਰ _ਕਮੰਡਲ ਵਿਚੋਂ 
ਪਾਣੀ ਨਿਕਲ ਕੇ (ਰਾਜੇ ਦੇ) ਹੌਥ ਵਿਚ ਨ ਆਇਆ।੧੬। 
ਤਮਰ ਛੰਦ 

ਤਦੋੱ' ਸੇਸ਼ਠ ਬ੍ਰਾਹਮਣ ਭੜਕ _ਉਠਿਆ (ਅਤੇ ਕਹਿਣ ਲਗਾ--) ਰਾਜਨ! ਇਸ ਦਾ 
ਉਪਾ _ਕਰੋ। _(ਬ੍ਰਾਮਹਣ ਨੇ ਮਨ ਵਿਚ _ਵਿਚਾਰ ਕੀਤਾ _ਕਿ ਜੇ) ਟੂਟੀ ਵਿਚ _ਤੀਲਾ ਫੇਰਿਆ 
ਜਾਵੇ ਤਾਂ ਦੁਸ਼ਟ (ਸ਼ੁਕਰਾਚਾਰਯ) ਇਕ ਅਖ _ਵਾਲਾ _ਹੋ __ਜਾਏਗਾ।੧੭। 

ਰਾਜੇ ਨੇ ਹੱਥ ਵਿਚ _ਤੀਲਾ ਫੜਿਆ ਅਤੇ _ਕਮੰਡਲ (ਦੀ ਟੂਟੀ ਵਿਚ) ਫੇਰ _ਦਿੱਤਾ। 
ਉਹ _ਸ਼ੁਕ੍ਰਾਚਾਰਯ ਦੀ _ਔਖ _ਵਿਚ ਜਾ _ਲਗਾ। (ਉਸ ਨਾਲ) ਸ਼ੁਕ੍ਰਾਚਾਰਯ ਇਕ _ਔਖ _ਵਾਲਾ 
ਹੋਂ ਗਿਆ।੧੮। 


2੧ 
ਉਰ 


ਦੇ ੨੫ 


ਸੀ _ਦਸਮ-ਗ੍ਰੰਥ _ਸਾਹਿਬ 


ਨੇਤੂ ਤੇ ਜੁ ਗਿਰਿਯੋ ਨੀਰ। ਸੋਈ ਲੀਯੋ ਕਰਿ ਦਿਜ ਬੀਰ। 
ਕਰਿ ਨੀਰ ਚੁਵਨ ਨ ਦੀਨ। ਇਮ ਸੁਆਮਿ ਕਾਰਜ _ਕੀਨ। ੧੯। 


ਚੱਪਣਾ/ 
ਕਰ ਭੀਤਰ ਪਰਾ। ਵਹੈ ਸੰਕਲਪ ਦਿਜਹ ਕਰਿ _ਧਰਾ। 
ਨਿਜ ਦੇਹ _ਬਢਾਯੋ। _ਲੋਕ _ਛੇਦਿ _ਪਰਲੋਕਿ _ਸਿਧਾਯੋ। _੨0। 


ਨਿਰਖ ਲੋਗ ਅਦਭੁਤ _ਬਿਸਮਏ। _ਦਾਨਵ ਪੇਖਿ _ਮੂਰਛਨ ਭਏ। 
ਪਾਵ _ਪਤਾਰ ਛੁਯੋ ਸਿਰ _ਕਾਸਾ। _ਚਕ੍ਰਿਤ ਭਏ ਲਖਿ ਲੋਕ _ਤਮਾਸਾ। _੨੧। 


ਏਕੈ _ਪਾਵ _ਪਤਾਰਹਿ _ਛੂਆ। ਦੂਸਰ ਪਾਵ ਗਗਨ _ਲਉ _ਹੂਆ। 
ਭਿਦਿਯੋ ਅੰਡ ਬੁਹਮੰਡ ਅਪਾਰਾ। _ਤਿਹ ਤੇ ਗਿਰੀ ਗੰਗ ਕੀ ਧਾਰਾ। ੨੨। 


ਇਹ ਬਿਧਿ ਭੂਪ ਅਚੰਭਵ ਲਹਾ। ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ। 
ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ। ਸੋਈ ਅਖੀਯਨ ਹਮ ਆਜ _ਨਿਹਾਰਾ। ੨੩॥। 


ਅਰਧਿ ਦੇਹਿ ਅਪਨੋ ਮਿਨਿ ਦੀਨਾ। ਇਹ ਬਿਧਿ ਕੈ ਭੂਪਤਿ ਜਸੁ _ਲੀਨਾ। 
ਜਬ ਲਉ ਗੰਗ _ਜਮੁਨ ਕੋ _ਨੀਰਾ। ਤਬ ਲਉ ਚਲੀ ਕਥਾ ਜਗਿ ਧੀਰਾ। ੨੪। 


ਬਿਸਨ ਪੁਸੈਨਿ ਪ੍ਰਤਛ _ਹੁਐ ਕਹਾ। _ਚੋਬਦਾਰੁ ਦੁਆਰੇ ਹੁਐ _ਰਹਾ। 
ਕਹਿਯੋ ਚਲੇ ਤਬ ਲਗੈ _ਕਹਾਨੀ। ਜਬ ਲਗ ਗੰਗ _ਜਮੁਨ ਕੋ _ਪਾਨੀ। ੨੫। 


ਦੰਹਰਾ 
ਜਹ ਸਾਧਨ ਸੰਕਟ ਪਰੈ ਤਹ ਤਹ ਭਏ ਸਹਾਇ। 
ਦੁਆਰਪਾਲ ਹੁਐ ਦਰਿ ਬਸੇ ਭਗਤ ਹੇਤ ਹਰਿ ਰਾਇ। ੨੬। 
ਚੱਪਣਾ 
ਅਸਟਮ _ਅਵਤਾਰ _ਬਿਸਨ _ਅਸ _ਧਰਾ। _ਸਾਧਨ _ਸਬੈ _ਕ੍ਰਿਤਾਰਥ _ਕਰਾ। 
ਅਬ ਨਵਮੋ _ਬਰਨੋ _ਅਵਤਾਰਾ। ਸੁਨਹੁ ਸੰਤ ਚਿਤ ਲਾਇ ਸੁ _ਧਾਰਾ। ੨੭। 


/ਏਤ ਨੀ ਲੰਓਤ੍ਹ ਨਾਟਕ ਗੁੰਥੇਂ _ਕਾਵਨ ਅਸ਼ਟਨ# _%ਵਤਾਰ' 
ਲਾਲ _ਛਲਨ ਸਮਾਖਤਨਆ ਸਤ _ਲਭਨਆ ਅਤ? _੮/ 


ਚੌਬੀਸ ਅਵਤਾਰ ੨੨੫ 


(ਸ਼ੁਕਰ ਦੀ) ਅੱਖ ਤੋਂ ਜੋ ਜਲ ਨਿਕਲਿਆ ਸੀ, ਉਹੀ (ਉਸ) ਸੂਸ਼ਠ ਬ੍ਰਾਹਮਣ ਨੇ ਲੈ 


ਦੇ 


ਲਿਆ। (ਸ਼ੁਕਰ ਨੇ ਆਪਣੀ ਅੱਖ ਅੰਨ੍ਹੀ) ਕਰਵਾ ਲਈ, ਪਰ ਪਾਣੀ ਨ ਚੋਣ ਦਿੱਤਾ। ਇਸ 


ਅਖ 
ਤਰ੍ਹਾਂ ਆਪਣੇ ਸੁਆਮੀ ਦਾ _ਕਰਜ _ਕੀਤਾ।੧੯। 
ਚੱਪਲਾਂ 

(ਰਾਜੇ ਦੇ) ਹੱਥ ਵਿਚ ਔਖ ਦਾ ਪਾਣੀ ਪਿਆ, ਉਸੇ ਨਾਲ ਬ੍ਰਾਹਮਣ ਨੂੰ (ਰਾਜੇ ਨੇ 
ਧਰਤੀ ਦਾ) ਸੰਕਲਪ _ਕਰ _ਦਿੱਤਾ। _ਇਸ ਤਰ੍ਹਾਂ (ਜਦ ਧਰਤੀ _ਮਾਪਣ ਦਾ ਸਮਾਂ ਆਇਆ) 
ਤਦੋਂ (ਬ੍ਰਾਹਮਣ ਨੇ) ਆਪਣੀ ਦੇਹ ਵਧਾ ਲਈ, ਜੇ ਇਸ ਲੋਕ ਨੂੰ ਲੰਘ ਕੇ ਪਰਲੋਕ ਤਕ ਜਾ 
ਪਹੁਚੀ।੨0। 

ਇਹ ਅਦਭੁਤ (ਕੌਤਕ) ਵੇਖ ਕੇ ਲੋਕੀ ਹੈਰਾਨ ਹੋ ਗਏ ਅਤੇ ਦੈਂਤ ਵੇਖ ਕੇ 
ਮੂਰਛਿਤ ਹੋ_ਗਏ। _(ਉਸ ਵੇਲੇ ਬੌਣੇ ਬ੍ਰਾਹਮਣ) ਦੇ ਪੈਰ _ਪਾਤਾਲ (ਵਿਚ ਸਨ ਅਤੇ) ਸਿਰ 
ਆਕਾਸ਼ ਨੂੰ ਛੋਹਣ ਲਗ _ਗਿਆ। _ਇਹ ਤਮਾਸ਼ਾ ਵੇਖ ਕੇ ਲੋਕੀ ਹੈਰਾਨ ਹੋ__ਗਏ।੨੧। 

ਇਕ ਪੈਰ (ਕਦਮ) _ਨਾਲ ਪਾਤਾਲ ਛੋਹਿਆ ਐਤ ਦੂਜਾ ਪੈਰ (ਕਦਮ) ਆਕਾਸ਼ 
ਤਕ ਪੂਰਾ _ਹੋਇਆ। ਅਪਾਰ _ਅੰਡ ਰੂਪ _ਬੁਹਮੰਡ (ਦੋ _ਕਦਮਾਂ ਵਿਚ) ਮਿਣਿਆ ਗਿਆ। ਉਸ 
ਤੋਂ ਗੰਗਾ _ਦੀ ਧਾਰਾ (ਧਰਤੀ) ਉਤੇ _ਡਿਗੀ।੨੨। 

ਰਾਜੇ ਨੂੰ ਵੀ ਇਸ ਤਰ੍ਹਾਂ ਦਾ _ਅਚੰਭਾ ਹੋਇਆ ਅਤੇ _ਮਨ, ਬਾਣੀ ਅਤੇ _ਕਰਮ ਤੋਂ 
ਹੈਰਾਨ ਹੋ __ਰਿਹਾ। _ਉਹੀ _ਕੁਝ _ਹੋਇਆ ਜੋ ਸ਼ੁਕ੍ਰਾਚਾਰਯ ਨੇ ਕਿਹਾ _ਸੀ। _ਉਹੀ (ਹੋਇਆ 
ਹੈ) ਅਜ ਮੈਂ ਅੱਖੀਆਂ ਨਾਲ _ਵੇਖ _ਲਿਆ ਹੈ।੨੩। 

(ਰਾਜੇ ਨੇ) ਅੱਧੇ ਕਦਮ ਲਈ ਆਪਣੀ ਦੇਹ _ਮਿਣ ਦਿੱਤੀ। ਇਸ ਤਰ੍ਹਾਂ ਰਾਜੇ _ ਨੇ 
ਯਸ਼ _ਖਟ _ਲਿਆ। ਜਦੋਂ _ਤਕ _ਗੰਗਾ _ਅਤੇ _ਯਮਨਾ _ਦਾ _ਜਲ (ਧਰਤੀ _ਉਤੇ ਮੌਜੂਦ ਹੈ), 
ਤਦੋਂ ਤਕ ਇਹ _ ਕਥਾ _ ਜਗਤ _ ਵਿਚ _ ਚਲਦੀ _ਰਹੇਗੀ।੨੪। 

ਵਿਸ਼ਣੂ ਪ੍ਰਸੰਨ ਹੋ ਕੇ ਪ੍ਰਤੇਖ ਹੋਇਆ ਅਤੇ _ਕਿਹਾ-- (ਹੇ ਰਾਜਨ! ਮੈਂ) ਤੇਰੇ ਦੁਆਰੇ 
ਉਤੇ ਚੋਬਦਾਰ ਹੋ_ ਕੇ _ਰਹਾਂਗਾ। ਅਤੇ ਇਹ ਵੀ ਕਿਹਾ ਕਿ ਤਦੋਂ ਤਕ (ਤੇਰੀ ਇਹ) ਕਹਾਣੀ 
ਜਗਤ ਵਿਚ _ਚਲੇਗੀ, ਜਦੋਂ ਤਕ ਗੰਗਾ _ਅਤੇ _ਯਮਨਾ _ਵਿਚ _ਪਾਣੀ _ਰਹੇਗਾ।੨੫। 
ਦੰਹਰਾ 

ਜਿਥੇ ਜਿਥੇ ਵੀ ਸਾਧਾਂ ਨੂੰ ਸੰਕਟ ਪੈਂਦਾ ਹੈ, ਉਥੇ ਉਥੇ ਹੀ (ਪਰਮ-ਸੱਤਾ) ਸਹਾਇਕ 
ਹੁੰਦੀ ਹੈ। ਹਰਿ-ਰਾਇ ਭਗਤ ਲਈ _ਦੁਆਰਪਾਲ ਹੋ ਕੇ (ਉਸ ਦੇ) ਦਰ ਤੇ ਵਸਦਾ ਹੈ।੨੬। 
ਚੱਪਲ? 
ਸਫਲ-ਮਨੋਰਥ _(ਕ੍ਰਿਤਾਰਥ) _ਕੀਤਾ। _ਹੁਣ (ਮੈਂ) ਨੌਵੇਂ ਅਵਤਾਰ _ਦਾ ਵਰਣਨ ਕਰਦਾ ਹਾਂ 
ਸੰਤੋ! ਚਿਤ ਲਾ ਕੇ ਸੁਣੋ ਅਤੇ (ਮਨ ਵਿਚ) ਧਾਰਨ _ਕਰੋ।੨੭। 


੬47 ॥੨੧੨ 


੭ 


/ਟਲੋ ਨੰ ਲਓਤ੍ਹ ਨਾਟਕ ਗੁੱਲ ਦੇ ਅੱਠਵੇਂ ਕਾਫਨ #ਵਤਾਰਨ ਦਾ ਕਥਨ; 
ਲੀ ਟੇ ਛਲਨ ਪੁਸੰਨਾ ਦੀ _ਅਆਨਪਤੀ ਸਭੇ ਲਭ _ਹੰ/੮/ 


੨੨੬ ਸ੍ਰੀ _ਦਸਮ-ਗ੍ਰੰਥ _ਸਾਹਿਬ 


ਅਥ _ਪਰਸਰਾਮ ਅਵਤਾਰ ਕਥਨੰ 
ਡੀ ਭਨਈੀੰ ਲੀ ਸਹ 
ਚੱਪਣ 
ਪੁਨਿ _ਕੇਤਿਕ ਦਿਨ ਭਏ _ਬਿਤੀਤਾ। _ਛਤ੍ਰਨਿ ਸਕਲ ਧਰਾ _ਕਹੁ _ਜੀਤਾ। 
ਅਧਿਕ ਜਗਤ ਮਹਿ ਊਚ _ਜਨਾਯੋ। _ਬਾਸਵ ਬਲਿ ਕਹੂੰ _ਲੈਨ ਨ ਪਾਯੋ। ੧। 


ਬਿਆਕੁਲ ਸਕਲ ਦੇਵਤਾ ਭਏ। ਮਿਲਿ ਕਰਿ ਸਭੁ _ਬਾਸਵ ਧੈ ਗਏ। 
ਛਤ੍ਰੀ ਰੂਪ ਧਰੇ ਸਭੁ _ਅਸੁਰਨ। ਆਵਤ ਕਹਾ ਭੂਪ ਤੁਮਰੇ ਮਨਿ। ੨। 


ਸਬ _ਦੇਵਨ ਮਿਲਿ ਕਰਿਯੋ _ਬਿਚਾਰਾ। ਛੀਰਸਮੁਦੂ _ਕਹੁ _ਚਲੇ ਸੁਧਾਰਾ। 
ਕਾਲ ਪੁਰਖੁ ਕੀ ਕਰੀ ਬਡਾਈ। ਇਮ ਆਗਿਆ ਤਹ ਤੈ ਤਿਨਿ ਆਈ। ੩। 


ਦਿਜ ਜਮਦਗਨਿ ਜਗਤ ਮੋ _ਸੋਹਤ। ਨਿਤ _ਉਠਿ ਕਰਤ _ਅਘਨ _ਓਘਨ ਹਤ। 
ਤਹ ਤੁਮ ਧਰੋ ਬਿਸਨ ਅਵਤਾਰਾ। _ਹਨਹੁ ਸਕ ਕੇ ਸਤਰ _ਸੁਧਾਰਾ। ੪। 


ਭੁਸ਼ੰਨਾ ਪੁਯਤ ਛੰਦ 
ਜਯੋ __ਜਾਮਦਗਨੰ _ਦਿਜੈ ਆਵਤਾਰੀ। ਭਯੋ _ਰੇਣੂਕਾ ਤੇ _ਕਵਾਚੀ ਕੁਠਾਰੀ। 
ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ। ਹਨ੍ਯੋ ਜਾਇ ਜਉਨੈ _ਸਹੰਸਾਸਤ੍ਰ ਭੂਪੰ। ੫। 


ਕਹਾ ਗੰਮ ਏਤੀ ਕਥਾ ਸਰਬ _ਭਾਖਉ। ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ। 
ਭਰੇ ਗਰਬ ਛਤ੍ਰੀ ਨਰੇਸੈ ਅਪਾਰੈ। ਤਿਨੈ ਨਾਸ ਕੋ _ਪਾਣਿ ਧਾਰਿਯੋ ਕੁਠਾਰੈ। ੬। 


ਹੁਤੀ ਨੰਦਨੀ ਸਿੰਧ ਜਾ ਕੀ _ਸੁਪੁਤ੍ਰੀ। ਤਿਸੈ ਮਾਗ _ਹਾਰਿਯੋ _ਸਹੰਸਾਸਤੁ _ਛਤ੍ਹੀ। 
ਲੀਯੋ_ਛੀਨ _ਗਾਯ _ਹਤਿਯੋ ਰਾਮ ਤਾਤੇ। ਤਿਸੀ ਬੈਰ ਕੀਨੇ ਸਬੈ ਭੂਪ ਪਾਤੰ। _੭। 


ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ। ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ। 
ਸਹੰਸਾਸਤੁ _ਭੂਪੰ ਸੁਣਿਯੋ ਸੁਉਣ ਨਾਮੰ। ਗਹੇ _ਸਸਤੁ _ਅਸਤ੍ਰੰ _ਚਲਿਯੋ ਤਉਨ ਠਾਮੰ। ੮। 


ਚੌਬੀਸ ਅਵਤਾਰ ੨੨੬ 


ਹੁਣ ਪਰਸਰਾਮ ਅਵਤਾਰ ਦਾ ਕਥਨ 
ਡੀ ਭਗਉੰਤਾੰਂ ਜੀ _ਸ਼ਹਹਇ 
ਚੱਪਣਾ 
ਫਿਰ ਕਿਤਨਾ ਹੀ ਸਮਾਂ ਬੀਤ _ਗਿਆ। _ਛਤਰੀਆਂ ਨੇ _ਸਾਰੀ ਧਰਤੀ ਨੂੰ ਜਿਤ 
ਲਿਆ। (ਉਨ੍ਹਾਂ ਨੇ _ਆਪਣੇ ਆਪ ਨੂੰ) ਸਾਰੇ ਜਗਤ _ਵਿਚ ਵੱਡਾ ਕਰਕੇ ਜਣਾਇਆ। _ਇੰਦਰ 
(ਬਾਸਵ) ਕਿਤੋਂ ਵੀ ਬਲੀ ਲੈ ਸਕਣ ਦੇ ਸਮਰਥ ਨ _ਰਿਹਾ।੧। 


ਸਾਰੇ ਦੇਵਤੇ ਵਿਆਕੁਲ ਹੋ _ਗਏ। ਸਾਰੇ ਮਿਲ ਕੇ ਇੰਦਰ ਕੋਲ ਗਏ (ਅਤੇ ਕਹਿਣ 
ਲਗੇ ਕਿ) ਸਾਰਿਆਂ ਦੈੱਤਾ ਨੇ ਛਤਰੀ ਰੂਪ ਧਾਰਨ ਕਰ _ਲਿਆ ਹੈ। ਹੇ ਰਾਜਨ! ਤੁਹਾਡੇ ਮਨ 
ਵਿਚ ਕੀ (ਵਿਚਾਰ) ਆ ਰਿਹਾ ਹੈ।੨। 


ਸਾਰਿਆਂ ਦੇਵਤਿਆਂ ਨੇ ਮਿਲ ਕੇ ਵਿਚਾਰ ਕੀਤਾ ਅਤੇ (ਮਨ ਵਿਚ) ਨਿਸ਼ਚਾ ਕਰ ਕੇ 
ਛੀਰ ਸਮੁੰਦਰ ਨੂੰ ਚਲ _ਪਏ। (ਉਥੇ ਜਾ ਕੇ) 'ਕਾਲ ਪੁਰਖ” ਦੀ ਵਡਿਆਈ _ਕੀਤੀ। ਉਥੋਂ 
ਉਨ੍ਹਾਂ ਨੂੰ ਇਸ ਤੜ੍ਹਾਂ ਦੀ ਆਗਿਆ ਹੋਈ।੩। 

ਜਮਦਗਨਿ ਨਾਂ ਦਾ ਮੁਨੀ _(ਦਿਜ) ਜਗਤ ਵਿਚ _ਬਿਰਾਜਦਾ ਹੈ। (ਉਹ) ਨਿੱਤ ਉਠ 
ਕੇ (ਸਾਧਨਾ ਰਾਹੀਂ) ਸਾਰਿਆਂ ਪਾਪਾਂ ਨੂੰ ਨਸ਼ਟ ਕਰਦਾ ਹੈ। ਹੇ ਵਿਸ਼ਣੂ! ਤੁਸੀਂ ਉਸ ਦੇ (ਘਰ) 
ਜਾ ਕੇ ਅਵਤਾਰ ਧਾਰਨ ਕਰੋ ਅਤੇ ਇੰਦਰ ਦੇ ਵੈਰੀਆਂ ਨੂੰ ਚੰਗੀ ਤੜ੍ਹਾਂ ਮਾਰ _ਦਿਓ।੪। 
ਭੁਸ਼ੰਨਾ ਪੁਯਤ ਛੰਦ 

ਜਮਦਗਨਿ _ਬ੍ਰਾਹਮਣ ਦੇ _ਘਰ _(ਵਿਸ਼ਲੂ) ਨੇ ਅਵਤਾਰ _ਲਿਆ। _(ਉਹ) ਕਵਚ _ਅਤੇ 
ਕੁਹਾੜਾ (ਧਾਰਨ ਕਰਨ _ਵਾਲਾ) ਰੇਣਕਾ (ਦੀ ਕੁੱਖ ਤੋਂ) ਹੋਇਆ _ਸੀ। (ਇਉਂ ਪੁਰਤੀਤ ਹੁੰਦਾ 
ਸੀ ਕਿ) ਛਤਰੀਆਂ ਨੂੰ ਮਾਰਨ ਲਈ ਕਾਲ ਨੇ ਹੀ (ਇਹ) ਰੂਪ ਧਾਰਨ ਕੀਤਾ _ਹੋਵੇ ਜਿਸ 
ਨੇ _ਸਹਸੂਬਾਹੁ _ਰਾਜੇ ਨੂੰ ਮਾਰਿਆ _ਸੀ।੫। 

ਇਤਨੀ ਮੇਰੀ ਸਮਰਥਾ ਨਹੀਂ ਕਿ ਸਾਰੀ ਕਥਾ ਸੁਣਾਵਾਂ, ਕਥਾ ਵੱਧ ਨ ਜਾਏ, ਇਸ 
ਲਈ ਥੋੜੀ ਗੱਲ ਹੀ ਦਸਦਾ ਹਾਂ। ਅਪਾਰ ਛਤਰੀ ਰਾਜੇ ਹੰਕਾਰ ਨਾਲ _ਭਰੇ ਹੋਏ ਸਨ 
ਉਨ੍ਹਾਂ ਦੇ ਨਾਸ਼ ਲਈ _(ਪਰਸ਼ੁਰਾਮ ਨੇ ਆਪਣੇ) ਹੱਥ _ਵਿਚ ਕੁਹਾੜਾ ਧਾਰਨ _ਕੀਤਾ।੬। 


(ਘਟਨਾ ਦਾ ਪਿਛੋਕੜ ਇਹ ਸੀ ਕਿ) ਕਾਮਧੇਨੁ ਗਊ ਦੀ ਨੰਦਨੀ ਨਾਂ ਦੀ ਪੁੱਤਰੀ 
ਸੀ। _ਉਸ ਨੂੰ ਸਹਸੁਬਾਹੁ _ਛਤਰੀ _(ਜਮਦਗਨਿ ਪਾਸੋਂ) ਮੰਗ ਮੰਗ _ਕੇ _ਥਕ _ਗਿਆ। (ਮੌਕਾ 


ਤਾੜ ਕੇ) ਉਸ ਨੇ ਗਊ ਖੋਹ ਲਹੀ ਅਤੇ ਪਾਰਸ਼ੁਰਾਮ _ਦੇ _ਪਿਤਾ _(ਜਮਦਗਨਿ) ਨੂੰ ਮਾਰ 


ਦਿੱਤਾ। ਉਸੇ ਵੈਰ ਕਰ ਕੇ (ਪਰਸ਼ੁਰਾਮ ਨੇ) ਸਾਰਿਆਂ (ਛਤਰੀ) ਰਾਜਿਆਂ ਦਾ (ਇੱਕੀ ਵਾਰ) 
ਨਾਸ਼ _ਕੀਤਾ।੭। 

ਇਸ ਕਰ ਕੇ (ਜਮਦਗਨਿ ਦੀ) ਪਤਨੀ (ਬਨ ਵਿਚ) ਗਈ ਅਤੇ _(ਪਰਸ਼ੁਰਾਮ ਨੂੰ) 
ਲਭ _ਲਿਆ। _(ਉਸ ਨੂੰ ਸਾਰੀ ਗੱਲ _ਦਸੀ। _ਉਤਰ _ਵਿਚ _ਪਰਸ਼ੁਰਾਮ ਨੇ _ਕਿਹਾ) ਜਿਸ ਨੇ 
ਮੇਰੇ ਪਿਤਾ ਨੂੰ ਮਾਰਿਆ ਹੈ, ਉਸ ਦਾ ਨਾਂ ਦਸੋ। (ਰੇਣੂਕਾ ਨੇ ਨਾਂ ਦਸਿਆ। ਜਦੋਂ _ਪਰਸ਼ੁਰਾਮ 
ਨੇ) _ਸਹਸੁਬਾਹੁ _ਰਾਜੇ _ਦਾ ਨਾਂ ਕੰਨਾਂ ਨਾਲ ਸੁਣਿਆ, ਤਾਂ ਅਸਤ੍ਰ-ਸ਼ਸਤ੍ੁ ਪਕੜ ਕੇ ਉਸ ਦੇ 
ਠਿਕਾਣੇ ਨੂੰ ਤੁਰ _ਪਿਆ।੮। 


੨੨੭ ਸੀ _ਦਸਮ-ਗ੍ਰੰਥ _ਸਾਹਿਬ 


ਕਹੋ ਰਾਜ ਮੇਰੋ ਹਨਿਯੋ ਤਾਤ ਕੈਸੇ। ਅਬਥੈ ਜੁਧ ਜੀਤੋ _ਹਨੋ ਤੋਹਿ _ਤੈਸੇ। 
ਕਹਾ ਮੂੜ ਬੈਠੋ ਸੁ ਅਸਤ੍ਰੰ ਸੰਭਾਰੋ। ਚਲੋ _ਭਾਜ ਨਾ ਤੋ ਸਬੈ ਸਸਤ੍ਰ ਡਾਰੋ। ੯। 


ਸੁਣੇ ਬੋਲ ਬੈਕੇ ਭਰਿਯੋ ਭੂਪ ਕੋਪੰ। ਉਠਿਯੋ ਰਾਜ ਸਰਦੂਲ ਲੈ ਪਾਣਿ ਧੋਪੰ। 
ਹਠਿਯੋ ਖੇਤਿ ਖੂਨੀ ਦਿਜੈ ਖੇਤ ਹਾਯੋ। ਚਹੇ ਆਜ ਹੀ ਜੁਧ ਮੋ _ਸੋ_ਮਚਾਯੋ। _੧0। 


ਧਏ ਸੂਰ ਸਰਬੈ ਸੁਨੇ ਬੈਨ ਰਾਜੈ। ਚੜਿਯੋ_ਕੂਧ ਜੁਧੈ ਸੂਜੇ ਸਰਬ ਸਾਜੈ। 
ਗਦਾ ਸੈਹਥੀ ਸੂਲ ਸੇਲ ਸੰਭਾਰੀ। ਚਲੇ ਜੁਧ ਕਾਜੈ ਬਡੇ _ਛਤ੍ਰਧਾਰੀ। ੧੧। 


ਨਰ ਛੰਦ 
ਕ੍ਰਿਪਾਣ ਪਾਣ ਧਾਰਿ ਕੈ। ਚਲੇ ਬਲੀ ਪੁਕਾਰਿ ਕੈ। 
ਸੁ ਮਾਰਿ ਮਾਰਿ ਭਾਖਹੀ। ਸਰੋਘ ਸ੍ਰੋਣ ਚਾਖਹੀ। _੧੨। 
ਸੈਜੋਇ ਸੈਹਥੀਨ ਲੈ। ਚੜੇ ਸੁ ਬੀਰ ਰੋਸ ਕੈ। 
ਚਟਾਕ _ਚਾਬਕੇ ਉਠੇ। ਸਹੰਸੂ _ਸਾਇਕੇ ਬੁਠੈ। _੧੩। 


ਰਸ਼ਾਫਲ ਛੰਟਾ 
ਭਏ ਏਕ ਠਉਰੇ। ਸਬੈ ਸੂਰ ਦਉਰੇ। ਲਯੋ _ਘੇਰਿ ਰਾਮੰ। ਘਟਾ ਸੂਰ ਸ੍ਯਾਮੰ। ੧੪। 
ਕਮਾਣੈ ਕੜੋਕੇ। ਭਏ ਨਾਦ _ਬੈਕੇ। ਘਟਾ ਜਾਣਿ _ਸਿਆਹੈ। ਚੜਿਓ ਤਿਉ ਸਿਪਾਹੈ। _੧੫। 


ਭਏ ਨਾਦ ਬੈਕੇ। ਸੁ ਸੇਲੈ ਧਮੰਕੇ। ਗਜਾ ਜੂਹ ਗਜੇ। ਸੁਭ _ਸੰਜ ਸਜੇ। ੧੬। 
ਚਹੁੰ ਓਰ ਢੂਕੇ। ਗਜੈ ਜੂਹ ਝੂਕੇ। ਸਰੈ_ਬ੍ਯੂਹ ਛੂਟੇ। ਰਿਪੰ ਸੀਸ ਫੂਟੇ। ੧੭। 


ਉਠੇ ਨਾਦ ਭਾਰੀ। ਰਿਸੇ ਛਤ੍ਰਧਾਰੀ। ਘਿਰਿਯੋ ਰਾਮ ਸੈਨੰ। ਸਿਵੰ ਜੇਮ ਮੈਨੰ। ੧੮। 
ਰਣੈ ਰੋਗ ਰਤੇ। ਤੂਸੇ ਤੇਜ ਤਤੇ। ਉਠੀ ਸੈਣ ਧੂਰੋ। ਰਹਿਯੋ ਗੈਣ ਪੂਰੈ। ੧੯। 


ਘਣੇ ਢੋਲ ਬਜੇ। ਮਹਾ ਬੀਰ ਗਜੇ। ਮਨੋ ਸਿੰਘ ਛੁਟੇ। ਹਿਮੰ ਬੀਰ ਜੁਟੇ। ੨0। 
ਕਰੈ ਮਾਰਿ ਮਾਰੈ। ਬਕੈ ਬਿਕਰਾਰੈ। ਗਿਰੈ ਅੰਗ ਭੰਗੰ। ਦਵੰ ਜਾਨ ਦੈਗੇ। ੨੧। 


ਚੌਬੀਸ ਅਵਤਾਰ ੦ ਅੱ 


(ਉਥੇ ਪਹੁੰਚ ਕੇ _ਪਰਸ਼ੁਰਾਮ ਨੇ _ਸਹਸੂਬਾਹੁ ਨੂੰ ਪੁਛਿਆ--) ਹੇ ਰਾਜਨ! ਦਸੋ, (ਤੁਸੀਂ) 
ਮੇਰੇ ਪਿਤਾ ਨੂੰ ਕਿਵੇਂ ਮਾਰਿਆ? ਹੁਣੇ (ਮੈਂ ਤੈਨੂੰ) ਯੁੱਧ _ਵਿਚ _ਜਿਤਾਂਗਾ _ਅਤੇ ਉਸੇ ਤਰ੍ਹਾਂ 
ਮਾਰਾਂਗਾ। ਹੇ ਮੂਰਖ (ਰਾਜੇ)! (ਤੂੰ) ਕਿਸ ਲਈ ਬੈਠਾ ਹੈਂ? ਅਸਤ _ਸੰਭਾਲ, ਨਹੀਂ ਤਾਂ ਸਾਰੇ 
ਸ਼ਸਤੁ ਸੁਟ ਕੇ ਭਜ ਜਾ।੯। 

(ਪਰਸ਼ੁਰਾਮ ਦੇ ਜਦੋਂ ਇਸ ਤਰ੍ਹਾਂ ਦੇ) ਕੋੜੇ ਬਚਨ ਸੁਣੇ, ਤਾਂ ਰਾਜਾ ਕ੍ਰੋਧ ਨਾਲ ਭਰ 
ਗਿਆ ਅਤੇ ਸਿਧੀ ਤਲਵਾਰ ਲੈ ਕੇ ਸ਼ੇਰ ਵਾਂਗ _ਉਠਿਆ। (ਰਾਜਾ) ਹਠ ਕਰਕੇ ਖਲੋ ਗਿਆ 
ਕਿ (ਹੁਣੋਂ) ਖੂਨੀ ਬ੍ਰਾਹਮਣ ਨੂੰ ਯੁੱਧ-ਭੂਮੀ ਵਿਚ ਮਾਰਦਾ ਹਾਂ ਕਿਉਂਕਿ ਇਹ ਅਜ ਹੀ ਮੇਰੇ 
ਨਾਲ _ ਯੁੱਧ _ਮਚਾਉਣਾ ਚਾਹੁੰਦਾ ਹੈ।੧0। 

ਰਾਜੇ ਦੇ ਬੋਲ ਸੁਣ ਕੇ ਸਾਰੇ ਸੂਰਮੇ ਚਲ _ਪਏ। ਯੁੱਧ ਲਈ (ਉਨ੍ਹਾਂ ਨੂੰ) ਕ੍ਰੋਧ ਚੜ੍ਹ 
ਗਿਆ ਅਤੇ ਸਾਰਾ _ਸਾਜ਼-ਸਾਮਾਨ ਸਜਾ _ਲਿਆ। (ਉਨ੍ਹਾਂ ਨੇ) ਗਦਾ, ਸੈਹੱਥੀ, ਤ੍ਰਿਸ਼ੂਲ _ਅਤੇ 
ਬਰਛੇ _ਸੰਭਾਲ _ਲਏ। _ ਵੱਡੇ _ਵੱਡੇ _ਛਤਰਧਾਰੀ (ਯੋਧੇ) _ਯੁੱਧ _ਕਰਨ _ਲਈ _ ਚੜ੍ਹ _ਚਲੇ।੧੧। 
ਨਰਾਜ _ਛੱਟਾ 

ਤਲਵਾਰ ਨੂੰ ਹੱਥ ਵਿਚ ਫੜ ਕੇ, ਸੂਰਮੇ _ਲਲਕਾਰਦੇ ਹੋਏ ਚਲ _ਪਏ। _ਉਹ _ਮਾਰੋ- 
ਮਾਰੋ ਬੋਲ ਰਹੇ ਸਨ ਅਤੇ (ਉਨ੍ਹਾਂ ਦੇ) ਤੀਰ ਲਹੂ _ਚਖ ਰਹੇ _ਸਨ।੧੨। 

ਕਵਚ (ਸ਼ਰੀਰ ਉਤੇ _ਧਾਰਨ ਕਰਕੇ _ਅਤੇ ਹੱਥਾਂ ਵਿਚ) ਸੈਹੱਥੀਆ ਲੈ ਕੇ, ਕ੍ਰੋਧਵਾਨ 
ਹੋ ਕੇ ਸੂਰਮੇ ਚੜ੍ਹ _ਚਲੇ। _(ਘੋੜਿਆਂ ਦੀਆਂ) ਚਾਬੁਕਾਂ _ਚਟਾਖ _ਚਟਾਖ _ਕਰਨ _ਲਗੀਆਂ ਅਤੇ 
ਹਜ਼ਾਰਾਂ ਤੀਰ ਵਰ੍ਹਨ _ਲਗੇ।੧੩। 
ਰਸ਼ਾਫਲ ਛੰਟਾ 

(ਸਾਰੇ ਸੂਰਮੇ) ਇਕ ਥਾਂ ਤੇ ਇਕੱਠੇ ਹੋ ਗਏ ਅਤੇ ਸਾਰਿਆਂ ਨੇ ਦੌੜ ਕੇ ਪਰਸ਼ੁਰਾਮ 
ਨੂੰ (ਇੰਜ) ਘੇਰ _ਲਿਆ (ਜਿਵੇਂ) ਕਾਲੀਆਂ _ਘਟਾਵਾਂ ਸੂਰਜ _ਨੂੰ _ਘੇਰਦੀਆਂ _ਹਨ।੧੪। _ਕਮਾਨਾਂ 
ਕੜਕ _ਰਹੀਆਂ _ਸਨ, _ਭਿਆਨਕ _ਨਾਦ ਹੋ ਰਹੇ _ਸਨ। ਸੈਨਿਕ ਇਸ ਤਰ੍ਹਾਂ ਚੜ੍ਹੇ ਹਨ ਮਾਨੋ 
ਕਾਲੀਆਂ _ਘਟਾਵਾਂ (ਚੜ੍ਹ ਆਈਆਂ _ਹੋਣ)।੧੫। 

ਬੜੇ _ਡਰਾਵਣੇ ਨਾਦ _ਹੋਣ ਲਗੇ, _ਬਰਛਿਆਂ _ਦੀ _ਧਮਕ _ਪੈਣ _ਲਗੀ। _ਹਾਥੀਆਂ ਦੇ 
ਝੁੰਡ _ਗਜਣ ਲਗੇ ਜਿਨ੍ਹਾਂ _ਨੇ ਸੁੰਦਰ ਕਵਚ _ਸਜਾਏ _ਹੋਏ _ਸਨ।੧੬। (ਸੂਰਮੇ) ਚੌਹਾਂ _ਪਾਸਿਆਂ 


ਹ 


“ ਢੁਕ ਰਹੇ ਸਨ ਅਤੇ ਹਾਥੀਆਂ ਦੇ `ਝੁੰਡਾਂ ਨੂੰ ਅਗੇ _ਝੋਂਕਦੇ ਸਨ। _ਬਹੁਤ ਸਾਰੇ ਤੀਰ ਛਡ 


ਤੋੱ 

ਰਹੇ _ਸਨ ਅਤੇ ਵੈਰੀਆਂ ਦੇ ਸਿਰ ਫੁਟ ਰਹੇ _ਸਨ।੧੭। 
ਭਾਰੀ ਨਾਦ ਰਹੇ _ਸਨ, _ਛਤਰਧਾਰੀ ਕ੍ਰੋਧਵਾਨ _ਸਨ। _ਪਰਸ਼ੁਰਾਮ ਨੂੰ ਸੈਨਾ ਨੇ 

(ਇੰਜ) ਘੇਰ ਲਿਆ, ਜਿਵੇਂ ਸ਼ਿਵ ਨੂੰ ਕਾਮ ਨੇ (ਘੇਰ ਲਿਆ _ਸੀ)।੧੮। (ਸੂਰਮੇ) ਯੁੱਧ ਦੇ 

ਹ ਸਨ ਅਤੇ (ਦੂਜਿਆਂ ਦੇ) ਤੀਬਰ ਤੇਜ ਤੋਂ _ਡਰ ਰਹੇ _ਸਨ। ਸੈਨਾ ਦੇ 

ਉਡੀ, (ਉਸ ਨਾਲ) ਆਕਾਸ਼ ਢਕ _ਗਿਆ _ਸੀ।੧੯। 


ਨਾਲ 
ਬਹੁਤ _ਸਾਰੇ ਢੋਲ ਵਜਦੇ ਸਨ ਅਤੇ _ਸੂਰਵੀਰ _ਗਜਦੇ _ਸਨ। _ਯੋਧੇ _ਇਸ ਤਰ੍ਹਾਂ ਜੁਟੇ 


ਹੋਏ ਸਨ, ਮਾਨੋ (ਬੰਨ੍ਹੇ ਹੋਏ) ਸ਼ੇਰ ਛੁਟਣ ਤੇ (ਜੁਟ ਜਾਂਦੇ ਹੋਣ)।੨0। (ਸਾਰੇ) ਮਾਰੋ ਮਾਰ 
ਕਰਦੇ ਸਨ ਅਤੇ ਭਿਆਨਕ _ਸ਼ਬਦ ਬੋਲਦੇ _ਸਨ। ਅੰਗ ਟੁਟ ਕੇ ਡਿਗ ਰਹੇ ਸਨ (ਇੰਜ 
ਪ੍ਰਤੀਤ ਹੁੰਦਾ ਸੀ) ਜਿਵੇਂ ਔਗ _ਦਗ _ਦਗ _ਕਰ _ਰਹੀ _ਹੈ।੨੧। 


੨੨੮ ਸ੍ਰੀ _ਦਸਮ-ਗ੍ਰੰਥ _ਸਾਹਿਬ 


ਗਏ ਛੂਟ ਅਸਤੁੰ। ਭਜੈ ਹੂ ਨ੍ਰਿਅਸਤੁੰ। ਖਿਲੈ ਸਾਰ ਬਾਜੀ। ਤੁਰੇ ਤੁੰਦ ਤਾਜੀ। ੨੨। 
ਭੁਜਾ ਠੋਕਿ ਬੀਰੈ। ਕਰੇ ਘਾਇ ਤੀਰੋ। ਨੇਜੇ ਗਡ ਗਾਢੇ। ਮਚੇ ਬੈਰ ਬਾਢੇ। ੨੩। 


ਘਣੈ ਘਾਇ ਪੇਲੇ। ਮਨੋ _ਫਾਗ ਖੇਲੇ। ਕਰੀ ਬਾਣ ਬਰਖਾ। ਭਏ ਜੀਤ ਕਰਖਾ। ੨੪। 
ਗਿਰੇ ਅੰਤ ਘੂਮੰ। ਮਨੋ _ਬ੍ਰਿਛ ਝੂਮੰ। ਟੂਟੇ ਸਸਤ੍ਰ _ਅਸਤੁੰ। ਭਜੇ ਹੁਐ ਨਿਰ ਅਸਤੁੰ।੨੫। 


ਜਿਤੇ _ਸਤੂ _ਆਏ। _ਤਿਤੇ ਰਾਮ ਘਾਏ। ਚਲੇ _ਭਾਜਿ _ਸਰਬੈ। ਭਯੋ ਦੂਰ ਗਰਬੈ। ੨੬। 


ਭੁਸ਼ੰਨਾ ਪੁਯਤ ਛੰਦ 
ਮਹਾ _ਸਸਤ੍ਰ ਧਾਰੇ _ਚਲਿਯੋ ਆਪ ਭੂਪੰ। ਲਏ ਸਰਬ ਸੈਨਾ ਕੀਏ ਆਪ ਰੂਪੰ। 
ਅਨੰਤ _ਅਸਤੁਰ _ਛੋਰੇ ਭਯੋ _ਜੁਧੁ _ਮਾਨੰ। ਪੂਭਾ _ਕਾਲ ਮਾਨੋ ਸਭੈ ਰਸਮਿ ਭਾਨੰ। ੨੭। 


ਭੁਜਾ ਠੋਕਿ ਭੂਪੰ ਕੀਯੋ ਜੁਧ ਐਸੇ। ਮਨੋ ਬੀਰ ਬ੍ਰਿਤਰਾਸੁਰੇ ਇੰਦੂ ਜੈਸੇ। 
ਸਬੈ ਕਾਟ ਰਾਮੰ ਕੀਯੋ _ਬਾਹਿ ਹੀਨੰ। ਹਤੀ ਸਰਬ ਸੈਨਾ ਭਯੋ ਗਰਬ _ਛੀਨੈ। ੨੮। 


ਗਹਿਯੋ ਰਾਮ ਪਾਣੈ ਕੁਠਾਰੈ ਕਰਾਲੰ। ਕਟੀ ਸੁੰਡ ਸੀ ਰਾਜਿ ਬਾਹ _ਬਿਸਾਲੋ। 
ਭਏ ਅੰਗ ਭੌਗੈ ਕਰੈ ਕਾਲ ਹੀਣੈ। ਗਯੋ ਗਰਬ ਸਰਬ ਭਈ ਸੈਣ ਛੀਣੈ। ੨੯। 


ਰਹਿਯੋ ਅੰਤ ਖੇਤ ਅਚੇਤੇ ਨਰੇਸੈ। ਬਚੇ ਬੀਰ ਜੇਤੇ ਗਏ ਭਾਜ ਦੇਸੰ। 
ਲਈ _ਛੀਨ _ਛਉਨੀ ਕਰੈ _ਛਤ੍ਰਿ _ਘਾਤੋ। _ਚਿਰੰਕਾਲ ਪੂਜਾ ਕਰੀ ਲੋਕ ਮਾਤੌ। ੩0। 


ਲਈ _ਛੀਨ ਛਉਨੀ ਕਰੈ ਬ਼ਿਪ ਭੂਪੰ। ਹਰੀ ਫੇਰਿ ਛਤ੍ਰਿਨ ਦਿਜੈ ਜੀਤਿ ਜੂਪੰ। 
ਦਿਜੇ ਆਰਤੇ ਤੀਰ ਰਾਮੰ ਪੁਕਾਰੈ। ਚਲਿਯੋ ਰੋਸ ਸ੍ਰੀ ਰਾਮ ਲੀਨੇ _ਕੁਠਾਰੈ। ੩੧। 


ਸੁਨ੍ਯੋ ਸਰਬ ਭੂਪੰ ਹਠੀ ਰਾਮ ਆਏ। ਸਭੈ _ਜੁਧੁ ਕੋ _ਸਸਤ੍ਰ _ਅਸਤ੍ਰੰ _ਬਨਾਏ। 
ਚੜੇ ਚਉਪ ਕੈ ਕੈ ਕੀਏ ਜੁਧ ਐਸੇ। ਮਨੋ ਰਾਮ ਸੋ ਰਾਵਣੈ ਲੰਕ ਜੈਸੇ। ੩੨। 


ਚੌਬੀਸ ਅਵਤਾਰ ੨੨ 


(ਜਿਨ੍ਹਾਂ ਸੂਰਮਿਆਂ ਦੇ ਹੱਥੋਂ) ਅਸਤ ਛੁਟ ਗਏ ਸਨ, (ਉਹ) ਅਸਤ੍ਰ-ਹੀਣ ਹੋਕੇ ਭਜ 
ਗਏ _ਸਨ। (ਕਈ) ਲੋਹੇ ਦੀ ਬਾਜੀ ਖੇਡ ਰਹੇ ਸਨ ਅਤੇ ਘੋੜੇ ਤੇਜ਼ੀ ਨਾਲ _ਭਜ ਰਹੇ 
ਸਨ।੨੨। ਭੁਜਾਵਾਂ ਨੂੰ ਠੋਕ ਕੇ ਸੂਰਮੇ _ਤੀਰਾਂ ਨਾਲ _ਜ਼ਖ਼ਮ _ਲਗਾ__ਰਹੇ _ਸਨ। ਨੇਜ਼ਿਆਂ ਨੂੰ 
ਪੱਕੀ ਤਰ੍ਹਾਂ _ਗਡਦੇ ਸਨ ਅਤੇ ਵੈਰ ਵਧਾ ਕੇ (ਯੁੱਧ) ਮਚਾ ਰਹੇ _ਸਨ।੨੩। 


ਬਹੁਤ (ਸੂਰਮੇ) ਘਾਇਲ ਹੋ ਰਹੇ ਸਨ, ਮਾਨੋ ਹੋਲੀ ਖੇਡ ਰਹੇ ਹੋਣ। _(ਸਾਰੇ ਸੂਰਮੇ) 
ਬਾਣਾਂ ਦੀ ਵਰਖਾ _ਕਰ ਰਹੇ ਸਨ ਅਤੇ ਜਿਤ ਲਈ ਚਾਹਵਾਨ _ਸਨ।੨੪। (ਕਈ ਸੂਰਮੇ) 
ਅੰਤ _ਵਿਚ _ਭਵਾਟਣੀ ਖਾ ਕੇ ਡਿਗਦੇ _ਸਨ ਮਾਨੋ _ਬ੍ਰਿਛ ਝੂਮ _ਰਿਹਾ ਹੋਵੇ। _(ਕਈਆਂ ਦੇ) 
ਅਸਤ _ਅਤੇ ਸ਼ਸਤ੍ਰ _ਟੁਟ ਗਏ ਸਨ ਅਤੇ _ਅਸਤੁ ਤੋਂ _ਸਖਣੇ ਹੋਕੇ ਭਜ ਰਹੇ _ਸਨ।੨੫। 


ਜਿਤਨੇ ਵੈਰੀ (ਸਾਹਮਣੇ) ਆਏ, _ਉਤਨੇ ਹੀ _ਪਰਸ਼ੁਰਾਮ ਨੇ _ਮਾਰ _ਦਿੱਤੇ। _ਸਾਰੇ ਭਜ 
ਚਲੇ, ਕਿਉਂਕਿ _(ਉਨ੍ਹਾਂ _ਦਾ) ਹੰਕਾਰ _ਦੂਰ _ਹੋ ਗਿਆ _ਸੀ।੨੬। 
ਭੁਸ਼ੰਨਾ ਪੁਯਤ ਛੰਦ 

ਵਧੀਆ _ ਸ਼ਸਤੁ _ਧਾਰ _ਕੇ _ (ਅੰਤ ਵਿਚ) ਰਾਜਾ _ਆਪ _ (ਯੁੱਧ _ਲਈ) _ਤੁਰਿਆ। 
(ਆਪਣੇ _ਨਾਲ) _ਸਾਰੀ ਸੈਨਾ ਲੈ ਲਈ (ਜਿਸ ਨੇ) ਭਿਆਨਕ ਰੂਪ _ਧਾਰਨ _ਕੀਤਾ _ਹੋਇਆ 
ਸੀ। _ (ਜਾਂਦਿਆਂ _ਹੀ ਸੂਰਮਿਆਂ ਨੇ) ਅਨੰਤ _ਅਸਤੂ _ (ਤੀਰ) _ਛਡੇ _ਅਤੇ _ਗੌਰਵਸ਼ਾਲੀ ਯੁੱਧ 
ਹੋਇਆ। (ਉਹ ਇਸ ਤਰ੍ਹਾਂ ਚੁਭਦੇ ਪ੍ਰਤੀਤ ਹੋ _ ਰਹੇ ਸਨ) ਮਾਨੋ ਦੁਪਹਿਰ _ਵੇਲੇ _ਸਾਰੀਆਂ 
ਸੂਰਜ _ ਦੀਆਂ _ ਕਿਰਨਾਂ _ਹੋਣ।੨੭। 

ਭੁਜਾ ਨੂੰ ਠੋਕ ਕੇ ਰਾਜੇ ਨੇ ਇਸ ਤਰ੍ਹਾਂ ਯੁੱਧ ਕੀਤਾ, ਮਾਨੋ ਵੀਰ ਵ੍ਰਿਤ੍ਰਾਸੁਰ ਨੇ ਇੰਦਰ 
ਨਾਲ (ਯੁੱਧ _ਕੀਤਾ _ਹੋਵੇ)। _ਪਰਸ਼ੁਰਾਮ _ਨੇ _ (ਸਹਸੂਬਾਹੁ) _ਦੀਆਂ _ਸਾਰੀਆਂ _(ਬਾਂਹਵਾਂ) ਕਟ 
ਦਿੱਤੀਆਂ ਅਤੇ ਉਸ ਨੂੰ ਬਾਂਹਵਾਂ ਤੋਂ ਹੀਨ ਕਰ ਦਿੱਤਾ। (ਉਸ ਦੀ) ਸਾਰੀ ਫ਼ੌਜ ਮਾਰੀ ਗਈ 
ਅਤੇ _ ਹੰਕਾਰ _ਨਸ਼ਟ _ਹੋ__ਗਿਆ।੨੮। 

ਪਰਸ਼ੁਰਾਮ ਨੇ ਹੱਥ _ਵਿਚ ਭਿਆਨਕ ਕੁਹਾੜਾ ਫੜਿਆ ਹੋਇਆ _ਸੀ। (ਉਸ ਨਾਲ) 
ਰਾਜੇ _ਦੀਆਂ ਹਾਥੀ _ਦੇ _ਸੁੰਡ ਵਰਗੀਆਂ ਵਿਸ਼ਾਲ ਬਾਂਹਵਾਂ ਨੂੰ _ਕਟ ਦਿੱਤਾ _ਸੀ। ਰਾਜੇ ਦੇ 
ਅੰਗ _ਕਟੇ _ਜਾ_ ਚੁਕੇ _ਸਨ, _ਕਾਲ ਨੇ (ਉਸ ਨੂੰ) ਨਾਕਾਰਾ _ਕਰ _ਦਿੱਤਾ _ਸੀ। _(ਇਸ ਤਰ੍ਹਾਂ 
ਉਸ _ਦਾ) ਸਾਰਾ ਹੰਕਾਰ ਮਿਟ _ਗਿਆ _ ਅਤੇ ਸੈਨਾ ਨਸ਼ਟ ਹੋ __ਗਈ।੨੯। 

ਅੰਤ ਵਿਚ ਅਚੇਤ ਹੋਕੇ ਰਾਜਾ _ਯੁੱਧ-ਭੂਮੀ ਵਿਚ ਪਿਆ ਰਿਹਾ। ਜਿਹੜੇ ਯੋਧੇ ਬਚੇ 
ਸਨ, _ਉਹ ਦੇਸੋਂ ਭਜ _ਗਏ। _ਛਤਰੀਆਂ ਨੂੰ ਮਾਰ ਕੇ _(ਪਰਸ਼ੁਰਾਮ ਨੇ) ਧਰਤੀ ਖੋਹ _ਲਈ। 


(ਉਸ ਨੇ) ਚਿਰ ਕਾਲ _ਤਕ_ ਲੋਕਾਂ `ਦੀ ਮਾਤਾ _(ਜਗਤ-ਮਾਤਾ) _ਦੀ_ ਪੂਜਾ ਕੀਤੀ।੩0। 

(ਪਰਸ਼ੁਰਾਮ ਨੇ _ਛਤਰੀਆਂ ਕੋਲੋਂ) ਧਰਤੀ ਖੋਹ ਲਈ ਅਤੇ ਬ੍ਰਾਹਮਣਾਂ ਨੂੰ ਰਾਜੇ _ਬਣਾ 
ਦਿੱਤਾ। ਬ੍ਰਾਹਮਣਾਂ ਨੂੰ ਜੂਏ ਵਿਚ ਜਿਤ ਕੇ _ਛਤਰੀਆਂ ਨੇ ਫਿਰ (ਉਨ੍ਹਾਂ ਤੋਂ ਧਰਤੀ) ਖੋਹ 
ਲਈ। ਬ੍ਰਾਹਮਣਾਂ ਨੇ ਦੁਖੀ ਹੋ ਕੇ _ਪਰਸ਼ੁਰਾਮ ਪਾਸ _ਪੁਕਾਰ _ਕੀਤੀ। _ਪਰਸ਼ੁਰਾਮ ਗੁੱਸੇ ਵਿਚ 
ਆ ਕੇ ਅਤੇ ਕੁਹਾੜਾ ਲੈ ਕੇ (ਬ੍ਰਾਹਮਣਾਂ ਦੀ ਸਹਾਇਤਾ ਲਈ) ਚਲ _ਪਿਆ।੩੧। 

ਸਾਰਿਆਂ (ਛਤਰੀ) ਰਾਜਿਆਂ ਨੇ ਸੁਣਿਆ ਕਿ _ਹਠੀਲਾ _ਪਰਸ਼ੁਰਾਮ ਆ ਗਿਆ ਹੈ। 
ਸਾਰਿਆਂ ਨੇ ਯੁੱਧ ਲਈ _ਅਸਤੁ _ਅਤੇ ਸ਼ਸਤ੍ਰ _ਸਜਾ _ਲਏ। ਬੜੇ _ਉਤਸਾਹ ਨਾਲ (ਉਨ੍ਹਾਂ ਨੇ) 
ਪ੍ਰਸਥਾਨ ਕੀਤਾ _ਅਤੇ _ ਅਜਿਹਾ ਯੁੱਧ _ਕੀਤਾ ਜਿਹੋ _ਜਿਹਾ _ਲੰਕਾ _ਵਿਚ _ਰਾਮ _ਦਾ ਰਾਵਣ 
ਨਾਲ _ਹੋਇਆ _ਸੀ। _੩੨। 


੨੨੮੯ 


ਸੀ _ਦਸਮ-ਗ੍ਰੰਥ _ਸਾਹਿਬ 


ਲਗੇ _ਸਸਤ੍ਰੋ_ਅਸਤ੍ਰੋ ਲਖੇ ਰਾਮ ਅੰਗੰ। ਗਹੇ ਬਾਣ ਪਾਣੈ ਕੀਏ ਸਤਰ ਭੰਗੰ। 
ਭੁਜਾ ਹੀਣ ਏਕੇ ਸਿਰੈ ਹੀਣ ਕੇਤੇ। ਸਬੈ ਮਾਰ ਡਾਰੇ ਗਏ ਬੀਰ ਜੇਤੇ। ੩੩। 


ਕਰੀ ਛਤ੍ਰਹੀਣ ਛਿਤੰ ਕੀਸ ਬਾਰੈ। ਹਣੇ ਐਸ ਹੀ ਭੂਪ ਸਰਬ ਸੁਧਾਰੈ। 
ਕਥਾ ਸਰਬ ਜਉ ਛੋਰ ਤੇ ਲੈ ਸੁਨਾਉ। ਹਿਿਦੈ ਗ੍ਰੰਥ ਕੇ ਬਾਢਬੇ ਤੇ ਡਰਾਉ। ੩੪। 


ਚੱਪਣਾ/ 
ਕਰਿ ਜਗ ਮੋ ਇਹ ਭਾਤਿ ਅਖਾਰਾ। ਨਵਮ _ਵਤਾਰ ਬਿਸਨ ਇਮ ਧਾਰਾ। 
ਅਬ _ਬਰਨੋ _ਦਸਮੋ _ਅਵਤਾਰਾ। ਸੰਤ ਜਨਾ ਕਾ ਪ੍ਰਾਨ ਅਧਾਰਾ। _੩੫। 


/ਏਤ ਨੀ ਯਾੰਚਤੂਹ _ਨਟਕੇ ਨਵਨ_%ਵਤਾਰ __ਪਰਸ਼ਰਾਆ _ਨਆਘਤਨ ਸਤੁ _ਲਭ#ਆ ਡ੍ਤ/ _੯/ 


ਅਥ ਬ੍ਰਹਮਾ ਅਵਤਾਰ ਕਥਨੰ 
ਡੀ ਭਨਈੀ ਲੀ ਸਹ 
ਚੱਪਣ 
ਅਬ _ਉਚਰੋਂ ਮੈ ਕਥਾ _ਚਿਰਾਨੀ। ਜਿਮ _ਉਪਜ੍ਯੋ ਬ੍ਰਹਮਾ ਸੁਰ _ਗਿਆਨੀ। 
ਚਤੁਰਾਨਨ ਅਘ _ਓਘਨ _ਹਰਤਾ। _ਉਪਜ੍ਯੋ ਸਕਲ ਸ੍ਰਿਸਟਿ ਕੋ _ਕਰਤਾ। _੧। 


ਜਬ ਜਬ ਬੇਦ ਨਾਸ ਹੋਇ ਜਾਹੀ। ਤਬ ਤਬ ਪੁਨਿ ਬੁਰਹਮਾ ਪ੍ਰਗਟਾਹੀ। 
ਤਾ ਤੇ ਬਿਸਨ ਬ੍ਰਹਮ ਬਪੁ _ਧਰਾ। _ਚਤੁਰਾਨਨ ਕਰ ਜਗਤ _ਉਚਰਾ। _੨। 


ਜਬ ਹੀ ਬਿਸਨ ਬੁੁਹਮ ਬਪੁ ਧਰਾ। ਤਬ ਸਬ ਬੇਦ ਪੂਚੁਰ ਜਗਿ ਕਰਾ। 
ਸਾਸਤ _ਸਿੰਮ੍ਿਤ ਸਕਲ _ਬਨਾਏ। ਜੀਵ ਜਗਤ ਕੇ ਪੰਥਿ ਲਗਾਏ। ੩। 


ਜੇ ਜੇ ਹੁਤੇ ਅਘਨ ਕੇ ਕਰਤਾ। ਤੇ ਤੇ ਭਏ ਪਾਪ ਤੇ ਹਰਤਾ। 
ਪਾਪ ਕਰਮੁ ਕਹ ਪ੍ਰਗਟਿ ਦਿਖਾਏ। ਧਰਮ ਕਰਮ ਸਬ ਜੀਵ ਚਲਾਏ। ੪। 


ਇਹ ਬਿਧਿ ਭਯੋ ਬੂਹਮ _ਅਵਤਾਰਾ। ਸਬ _ਪਾਪਨ ਕੋ _ਮੇਟਨਹਾਰਾ। 
ਪਰਜਾ ਲੋਕੁ ਸਬ ਪੰਥ ਚਲਾਏ। ਪਾਪ ਕਰਮ ਤੇ ਸਬੈ ਹਟਾਏ। ੫। 


ਦੰਹਰਾ 
ਇਹ ਬਿਧਿ ਪੂਜਾ ਪਵਿਤ੍ਰ ਕਰ _ਧਰਿਯੋ ਬ੍ੁਹਮ ਅਵਤਾਰ। 
ਧਰਮ ਕਰਮ ਲਾਗੇ ਸਬੈ ਪਾਪ ਕਰਮ ਕਹ _ਡਾਰਿ। ੬। 


ਚੌਬੀਸ ਅਵਤਾਰ 23 


ਪਰਸ਼ੁਰਾਮ _ਨੇ ਜਦੋਂ _(ਆਪਣੇ) ਅੰਗਾਂ _ਵਿਚ _ਅਸਤੁ _ਅਤੇ ਸ਼ਸਤ੍ਰ _ਲਗੇ _ਹੋਏ ਵੇਖੇ 
(ਤਾਂ ਉਸ ਨੇ) ਹੱਥ ਵਿਚ ਧਨੁਸ਼-ਬਾਣ ਪਕੜ ਕੇ ਵੈਰੀਆਂ ਦਾ ਨਾਸ਼ ਕਰ _ਦਿੱਤਾ। ਇਕਨਾਂ 
ਨੂੰ ਭੁਜਾਵਾ ਤੋਂ ਬਿਨਾ _ਕਰ _ਦਿੱਤਾ ਅਤੇ _ਇਕਨਾਂ ਨੂੰ ਸਿਰਾਂ ਤੋਂ ਬਿਨਾ ਕਰ ਦਿੱਤਾ। ਸਾਰੇ 
(ਛਤਰੀ) _ਹੀ _ਮਾਰ _ਦਿੱਤੇ _ਜਿਤਨੇ _ਸੂਰਵੀਰ (ਯੁੱਧ _ਕਰਨ _ ਲਈ) _ ਗਏ _ ਸਨ।੩੩। 

(ਪਰਸ਼ੁਰਾਮ ਨੇ) ਇੱਕੀ ਵਾਰ _ਧਰਤੀ ਨੂੰ _ਛਤਰੀਆਂ ਤੋ ਹੀਨ ਕਰ _ਦਿੱਤਾ। ਇਸ 
ਤਰ੍ਹਾਂ ਉਸ ਨੇ ਸਾਰਿਆਂ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ। ਸਾਰੀ ਕਥਾ ਜੇ ਮੁੱਢ ਤੋਂ ਲੈ 
ਕੇ ਸੁਣਾਵਾਂ, ਤਾਂ ਗ੍ਰੰਥ ਦੇ ਵੱਡਾ ਹੋ ਜਾਣ ਤੋਂ ਹਿਰਦੇ ਵਿਚ ਸੰਕੋਚ ਕਰਦਾ ਹਾਂ।੩੪। 
ਚੱਪਲਾਂ 

ਜਗਤ ਵਿਚ _ਇਸ ਤਰ੍ਹਾਂ ਦਾ ਕੌਤਕ ਰਚਾਉਣ ਲਈ _ਵਿਸ਼ਣੂ _ਨੇ ਇਸ ਤਰ੍ਹਾਂ _ ਨੌਵਾਂ 
ਅਵਤਾਰ _ਧਾਰਨ ਕੀਤਾ _ਸੀ। ਹੁਣ (ਮੈਂ) ਦਸਵੇ' ਅਵਤਾਰ ਦਾ ਵਰਣਨ ਕਰਦਾ ਹਾਂ ਜੋ 
ਸੰਤ-ਜਨਾਂ ਦੇ ਪ੍ਰਾਣਾਂ ਦਾ _ਆਧਾਰ _ਹੈ।੩੫। 

/ਟਲੋਂ ਹੀ ਲਾੰਝਤ੍ਹ _ਨਾਟਕਾ ਦੇ ਨੌਵੇਂ #ਫਤਾਰ _ਪਰਸ਼ਰਾ/ ਦੇ _ਕਥਨ 
ਦੀ ਅਆ੫ਤ ਸਭ ਲਭ _ਹੰ/੯/ 
ਹੁਣ ਬ੍ਰਹਮਾ ਅਵਤਾਰ ਦਾ ਕਥਨ 
ਨੰ ਭਗਤਾ ਨੰ _ਸਹਨ/ਏ 

ਚੱਪਲਾਂ 

ਹੁਣ ਮੈਂ (ਇਕ) ਪੁਰਾਣੀ ਕਥਾ _ਦਾ ਉੱਚਾਰਣ ਕਰਦਾ ਹਾਂ ਜਿਵੇਂ ਕਿ ਗਿਆਨਵਾਨ 
ਬੁਹਮਾ ਦੇਵਤਾ ਉਤਪੰਨ ਹੋਇਆ ਸੀ। (ਜੋ) ਚੌਹਾਂ _ਮੁਖਾਂ ਵਾਲਾ, _ਪਾਪ-ਹਰਨ _ਵਾਲਾ _ਅਤੇ 
ਸਾਰੀ ਸ੍ਰਿਸ਼ਟੀ ਦਾ _ਕਰਤਾ ਰੂਪ ਪੈਦਾ _ਹੋਇਆ।੧। 

ਜਦੋਂ ਜਦੋਂ ਵੇਦਾਂ ਦਾ ਨਾਸ਼ ਹੋ ਜਾਂਦਾ ਹੈ, ਤਦੋਂ ਤਦੋਂ ਫਿਰ ਬ੍ੁਹਮਾ ਪ੍ਰਗਟ ਹੁੰਦਾ 
ਹੈ। ਇਸ ਲਈ ਵਿਸ਼ਣੂ ਹੀ _ਬੂਹਮਾ ਦਾ ਰੂਪ _ਧਾਰਨ _ਕਰਦਾ ਹੈ ਅਤੇ ਜਗਤ _(ਉਸ ਨੂੰ) 
ਚੌਹਾਂ _ਮੁਖਾਂ _ਵਾਲਾ” _ (ਚਤੁਰਾਨਨ) _ ਕਹਿੰਦਾ _ਹੈ।੨। 


ਜਦੋਂ ਹੀ ਵਿਸ਼ਣੂ ਨੇ _ਬੂਹਮਾ ਦਾ ਰੂਪ ਧਾਰਿਆ, ਤਦੋਂ ਹੀ ਸਾਰੇ ਜਗਤ _ਵਿਚ ਵੇਦਾਂ 
ਦਾ _ਪੁਚਾਰ _ਕੀਤਾ। _ਸਾਰੇ _ਸ਼ਾਸਤੂ _ ਅਤੇ _ਸਮ੍ਿਤੀਆਂ _ਬਣਾਈਆਂ _ ਅਤੇ _ਜਗਤ _ਦੇ ਜੀਵਾਂ 
ਨੂੰ (ਅਧਿਆਤਮਿਕ) _ ਮਾਰਗ _ ਉਤੇ _ਪਾਇਆ।੩। 

ਜੋ ਜੋ ਵੀ ਪਾਪ ਕਰਮ _ਕਰਨ ਵਾਲੇ ਸਨ, _ਉਹ ਸਾਰੇ _ਪਾਪਾਂ ਨੂੰ ਹਰਨ ਵਾਲੇ ਹੋਂ 
ਗਏ। (ਕਿਉਂਕਿ ਬ੍ਰਹਮਾ _ਨੇ) _ਪਾਪ-ਕਰਮ ਪ੍ਰਗਟ _ਰੂਪ _ਵਿਚ _ਦਸ _ਦਿੱਤੇ _ਅਤੇ _ਸਾਰਿਆਂ 
ਜੀਵਾਂ _ ਨੂੰ _ਧਰਮ-ਕਰਮ _ ਵਿਚ _ ਲੀਨ __ ਕੀਤਾ।੪। 


1 
ਤੋ 


ਵਾਲਾ _ਸੀ। ਪੂਜਾ _ਦੇ _ਸਾਰੇ ਲੋਕਾਂ ਨੂੰ _ਧਰਮ-ਮਾਰਗ _ਉਤੇ ਚਲਾਇਆ 
ਤੋਂ _ਸਭ _ ਨੂੰ _ਹਟਾਇਆ।੫। 
ਦੌਹਰਾ 

ਇਸ ਢੰਗ ਨਾਲ ਪੂਜਾ ਨੂੰ ਪਵਿਤਰ ਕਰਨ ਲਈ (ਵਿਸ਼ਣੂ ਨੇ) ਬੂਹਮਾ ਦਾ ਅਵਤਾਰ 
ਧਾਰਨ _ਕੀਤਾ। ਸਾਰੇ (ਲੋਕ) ਪਾਪ ਕਰਮਾਂ ਨੂੰ ਛਡ ਕੇ ਧਰਮ ਕਰਮ ਵਿਚ ਲਗ _ਗਏ।੬। 


੨ ੩ 0 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਲ? 
ਦਸਮ ਅਵਤਾਰ _ਬਿਸਨ ਕੋ _ਬੁਹਮਾ। _ਧਰਿਯੋ _ਜਗਤਿ ਭੀਤਰਿ ਸੁਭ _ਕਰਮਾ। 
ਬੁਹਮ _ਬਿਸਨ ਮਹਿ _ਭੇਦੁ ਨ ਲਹੀਐ। ਸਾਸਤ _ਸਿੰਮ੍ਰਿਤਿ ਭੀਤਰ ਇਮ _ਕਹੀਐ। ੭। 


/ਇਤ ਤਾੰ _ਲਾੰਝੜ੍ਹ _ਨਾਟਕੇ ਠੁਹਆ _ਦਲਨ_#ਵਤਾਰ ਨਆ੫ਤਨਆ 
ਡਾ _ਨਭਨ ਸਤ? _97/ 


ਅਥ ਰੁਦੂ ਅਵਤਾਰ _ਬਰਨਨੰ 
ਨੀ ਭਨਈਗੀ ਲੀ _ਸ਼ਹਹਇ 
ਤੱਟਕਾ ਛੰਦ 
ਸਬ ਹੀ ਜਨ ਧਰਮ ਕੇ ਕਰਮ ਲਗੇ। ਤਜਿ ਜੋਗ ਕੀ ਰੀਤਿ ਕੀ ਪ੍ਰੀਤਿ ਭਗੇ। 
ਜਬ ਧਰਮ ਚਲੇ ਤਬ ਜੀਉ ਬਢੇ। ਜਨੁ ਕੋਟਿ ਸਰੂਪ ਕੇ ਬੂਹਮੁ ਗਢੇ। ੧। 


ਜਗ ਜੀਵਨ ਭਾਰ ਭਰੀ _ਧਰਣੀ। ਦੁਖ ਆਕੁਲ ਜਾਤ ਨਹੀ _ਬਰਣੀ। 
ਧਰ ਰੂਪ ਗਊ ਦੁਧ" ਸਿੰਧ ਗਈ। ਜਗਨਾਇਕ ਪੈ ਦੁਖੁ ਰੋਤ ਭਈ। ੨। 


ਹਸਿ ਕਾਲ ਪ੍ਰਸੰਨ ਭਏ ਤਬ ਹੀ। ਦੁਖ ਸੂਉਨਨ ਭੂਮਿ ਸੁਨਿਯੋ ਜਬ ਹੀ। 
ਢਿਗ ਬਿਸਨੁ ਬੁਲਾਇ ਲਯੋ _ਅਪਨੇ। ਇਹ ਭਾਤਿ _ਕਹਿਯੋ ਤਿਹ ਕੋ ਸੁਪਨੇ। ੩। 


ਸੁ ਕਹਿਯੋ ਤੁਮ ਰੁਦੂ ਸਰੂਪ ਧਰੋ। ਜਗ ਜੀਵਨ ਕੋ _ਚਲਿ ਨਾਸ ਕਰੋ। 
ਤਬਹੀ ਤਿਹ ਰੁਦੂ ਸਰੂਪ ਧਰਿਯੋ। ਜਗ ਜੰਤ ਸੰਘਾਰ ਕੇ ਜੋਗ ਕਰਿਯੋ। ੪। 


ਕਹਿ ਹੋ ਸਿਵ ਜੈਸਕ ਜੁਧ ਕੀਏ। ਸੁਖ ਸੰਤਨ ਕੋ ਜਿਹ ਭਾਤਿ ਦੀਏ। 
ਗਨਿਯੋ? ਜਿਹ _ਭਾਤਿ ਬਰੀ _ਗਿਰਜਾ। ਜਗਜੀਤ _ਸੁਯੰਬਰ ਮੋ ਸੁਪ੍ਰਭਾ। ੫। 


ਜਿਮ ਅੰਧਕ ਸੋ ਹਰਿ ਜੁਧੁ _ਕਰਿਯੋ। ਜਿਹ ਭਾਤਿ ਮਨੋਜ ਕੋ ਮਾਨ ਹਰਿਯੋ। 
ਦਲ ਦੈਤ ਦਲੇ ਕਰ ਕੋਪ ਜਿਮੰ। ਕਹਿਹੋਂ ਸਬ ਛੋਰਿ ਪ੍ੁਸੰਗ ਤਿਮੰ। ੬। 


ਪਾਧਰਾੰ ਛੰਦ 
ਜਬ ਹੋਤ ਧਰਨ _ਭਾਰਾਕਰਾਂਤ। _ਤਬ _ਪਰਤ ਨਾਹਿ _ਤਿਹ_ਹਿਿਦੈ ਸਾਂਤਿ। 
ਤਬ ਦਧ ਸਮੁੰਦ੍ਰਿ ਕਰਈ ਪੁਕਾਰ। ਤਬ ਧਰਤ _ਬਿਸਨ ਰੁਦ੍ਰਾਵਤਾਰ। _੭। 


ਚੌਬੀਸ ਅਵਤਾਰ ੨੩0) 


ਚੱਪਲਾਂ 
ਵਿਸ਼ਣੂ ਦਾ ਦਸਵਾਂ ਅਵਤਾਰ _ਬੂਹਮਾ ਹੈ ਜੋ ਜਗਤ _ਵਿਚ ਸ਼ੁਭ _ਕਰਮ _ਕਰਨ ਲਈ 
ਧਰਿਆ _ਗਿਆ। ਬੂਹਮਾ ਅਤੇ ਵਿਸ਼ਣੂ ਵਿਚ (ਕਿਸੇ ਪੁਕਾਰ ਦਾ ਕੋਈ) ਭੇਦ ਨਹੀਂ ਸਮਝਣਾ 
ਚਾਹੀਦਾ। _ਇਸ ਤਰ੍ਹਾਂ _ਸ਼ਾਸਤ੍ਰ _ਅਤੇ _ਸਮ੍ਤਿਆਂ _ਵਿਚ _ਕਿਹਾ ਗਿਆ _ਹੈ।੭। 
/ਏਲੋ 2 ਲਾਓਤ੍ੂਹ ਨਾਟਕ ਦੇ ਦਸਵੋ' #ਵਾਤਰ ਠਹਆ ਲੀ ਕਥਾ ਸਮਾਪਤ; 
ਆਭਾ ਲਭ _ਹ/56/ 
ਹੁਣ ਰੁਦਰ ਅਵਤਾਰ ਦਾ ਵਰਣਨ 
ਨੀ ਭਗਤਾ ਨੰ ਸਹਨਏ 
ਤੱਟਕਾ ਛੰਟਾ 
ਸਾਰੇ ਹੀ ਲੋਕ ਧਰਮ ਕਰਮ _ਵਿਚ ਲਗ _ਗਏ। (ਲੋਕੀ) ਯੋਗ _ਦੀ ਰੀਤ ਦੀ ਪ੍ਰੀਤ 
ਛਡ ਕੇ ਭਜ ਗਏ। ਜਦੋਂ ਧਰਮ _ਚਲ ਪਿਆ ਤਾਂ ਜੀਵਾਂ ਵਿਚ ਵਾਧਾ ਹੋ _`ਗਿਆ ਅਤੇ 
ਲੋਕਾਂ ਨੇ ਕਰੋੜਾਂ ਰੂਪ _ਦੇ ਬ੍ਰਹਮ _ਘੜ _ਲਏ।੧। 
ਜਗਤ _ਦੇ ਜੀਵਾਂ _ਨਾਲ _ਧਰਤੀ _ਭਰ _ਗਈ, _ (ਫਲਸਰੂਪ) ਦੁਖਾਂ _ਨਾਲ _ਵਿਆਕੁਲ 
(ਹੋ ਗਈ ਜਿਸ ਦਾ) ਵਰਣਨ ਨਹੀਂ __ਕੀਤਾ ਜਾ _ਸਕਦਾ। (ਧਰਤੀ) ਗਊ ਦਾ ਰੂਪ ਧਾਰਨ 
ਕੇ _ਛੀਰ ਸਮੁੰਦਰ ਨੂੰ ਗਈ _ਅਤੇ ਜਗਤ _ਦੇ ਸੁਆਮੀ ਅਗੇ (ਆਪਣਾ) ਦੁਖ ਰੋ ਕੇ 


ਜਦੋਂ ਹੀ ਧਰਤੀ ਦਾ ਦੁਖੜਾ ਕੰਨਾਂ ਨਾਲ _ਸੁਣਿਆ ਤਾਂ ਕਾਲ ਪੁਰਖ ਪ੍ਰਸੰਨ ਹੋ 
ਕੇ ਹਸ ਪਏ। (ਉਨ੍ਹਾਂ ਨੇ) ਆਪਣੇ _ਕਲੋ ਵਿਸ਼ਣੂ ਨੂੰ ਬੁਲਾ ਲਿਆ ਅਤੇ ਉਸ ਨੂੰ ਇਸ ਤਰ੍ਹਾਂ 
ਕਿਹਾ-।੩। 

(ਕਾਲ ਪੁਰਖ” ਨੇ) _ਕਿਹਾ- (ਹੇ ਵਿਸ਼ਣੂ!) ਤੂੰ ਰੁਦਰ ਦਾ ਸਰੂਪ ਧਾਰਨ ਕਰ ਅਤੇ 


ਜਗਤ ਦੇ ਜੀਵਾਂ ਦਾ ਚਲ ਕੇ ਨਾਸ਼ ਕਰ। ਤਦੋਂ ਹੀ ਉਸ ਨੇ ਰੁਦਰ ਦਾ ਸਰੂਪ _ਧਾਰਨ 
ਕੀਤਾ ਅਤੇ _ਜਗਤ _ਦੇ ਜੀਵਾਂ ਦਾ _ਸੰਘਾਰ ਕਰਕੇ ਯੋਗ _(ਮਤ) _ਦੀ ਸਥਾਪਨਾ _ਕੀਤੀ।੪। 


ਕੀਤਾ _ਅਤੇ _(ਉਸ) _ ਸੁੰਦਰੀ ਨੂੰ _ਸੁਅੰਬਰ _ਵਿਚ _ਜਿਤਿਆ।੫। 

ਜਿਵੇਂ ਅੰਧਕ (ਨਾਂ ਦੇ ਦੈਂਤ) ਨਾਲ ਸ਼ਿਵ ਨੇ ਯੁੱਧ ਕੀਤਾ _ਅਤੇ ਜਿਸ ਤਰ੍ਹਾਂ ਕਾਮ 
ਦੇਵ ਦਾ ਹੰਕਾਰ ਦੂਰ _ਕੀਤਾ; _ਜਿਸ ਤਰ੍ਹਾਂ ਕ੍ਰੋਧ ਕਰਕੇ ਦੈਂਤਾਂ ਦੇ ਦਲ ਨੂੰ ਦਲ 
ਤਿਵੇਂ ਹੀ ਮੈਂ ਮੁੱਢੋਂ ਇਹ ਸਾਰੇ _ਪੁੁਸੰਗ ਕਹਿੰਦਾ _ਹਾਂ।੬। 
ਪਾਧਗਾੀ ਛੰਦ 

ਜਦੋਂ ਭਾਰ _ਨਾਲ _ਧਰਤੀ ਪੀੜਿਤ ਹੋ ਜਾਂਦੀ ਹੈ ਦੇ 
ਨਹੀਂ ਆਉਂਦੀ। ਤਦ (ਉਹ) ਛੀਰ ਸਮੁੰਦਰ ਵਲ ਜਾ ਕੇ ਅਰਜੋਈ ਕਰਦੀ 
ਰੁਦਰ _ ਅਵਤਾਰ _ ਧਾਰਨ _ ਕਰਦਾ _ਹੈ।੭। 


੨੨੩੧ 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਕਰਤ ਸਕਲ _ਦਾਨਵ _ਸੰਘਾਰ। _ਕਰਿ _ਦਨੁਜ ਪੁਲਵ ਸੰਤਨ _ਉਧਾਰ। 
ਇਹ ਭਾਤਿ ਸਕਲ ਕਰਿ ਦੁਸਟ ਨਾਸ। ਪੁਨਿ _ਕਰਤਿ ਹਿਿਦੈ ਭਗਵਾਨ _ਬਾਸ।੮। 


ਤੱਟਕਾ ਛੰਟਾ 
ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ। ਜਿਹ ਤੇਜ ਤਪੈ ਰਵਿ ਜਿਉ ਤ੍ਿਪੁਰੈ। 
ਬਰਦਾਇ ਮਹਾਸੁਰ ਐਸ _ਭਯੋ। ਜਿਨਿ ਲੋਕ _ਚਤੁਰਦਸ ਜੀਤ ਲਯੋ। _੯। 


ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ। ਸੋਊ ਨਾਸ ਕਰੈ ਤਿਹ ਦੈਤ ਦੁਰੈ। 
ਕੋਪ੍ਰਗਟਿਯੋ ਕਬਿ ਤਾਹਿ ਗਨੈ। ਇਕ ਬਾਣ ਹੀ ਸੋ ਪੁਰ ਤੀਨ ਹਨੈ। ੧0। 


ਸਿਵ ਧਾਇ ਚਲਿਯੋ ਤਿਹ ਮਾਰਨ ਕੋ। ਜਗ ਕੇ ਸਬ ਜੀਵ ਉਧਾਰਨ ਕੋ। 
ਕਰਿ ਕੋਪਿ ਤਜਿਯੋ ਸਿਤ ਸੁਧ ਸਰੈ। ਇਕ ਬਾਰ ਹੀ ਨਾਸ ਕੀਯੋ_ਤ੍ਰਿਪੁਰੋ। ੧੧। 


ਲਖਿ ਕਉਤੁਕ ਸਾਧ ਸਬੈ _ਹਰਖੇ। ਸੁਮਨੈ ਬਰਖਾ ਨਭ ਤੇ ਬਰਖੇ। 
ਧੁਨਿ ਪੂਰ ਰਹੀ ਜਯ ਸਦ ਹੂਅੰ। ਗਿਰਿ ਹੇਮ ਹਲਾਚਲ ਕੰਪ ਭੂਅੰ। ੧੨। 


ਦਿਨ ਕੇਤਕ ਬੀਤ ਗਏ ਜਬ ਹੀ। ਅਸੁਰੰਧਕ ਬੀਰ _ਬੀਯੋ ਤਬ ਹੀ। 
ਤਬ ਬੈਲਿ ਚੜਿਯੋ ਗਹਿ ਸੂਲ ਸਿਵੈ। ਸੁਰ ਚਉਕਿ ਚਲੇ ਹਰਿ ਕੋਪ ਕਿਵੈ। ੧੩। 


ਗਣ ਗੰਧੂਬ _ਜਛ ਸਬੈ _ਉਰਗੈ। _ਬਰਦਾਨ ਦਯੋ ਸਿਵ ਕੋ _ਦੁਰਗੇ। 
ਹਨਿਹੋ ਨਿਰਖੰਤ ਮੁਰਾਰਿ ਸੁਰੈ। ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੈ। ੧੪। 


ਉਹ ਓਰਿ ਚੜੇ ਦਲ ਲੈ ਦੁਜਨੰ। ਇਹ ਓਰ ਰਿਸ੍ਯੋ ਗਹਿ ਸੂਲ _ਸਿਵੈ। 
ਰਣ ਰੈਗ ਰੇਗੇ ਰਣਧੀਰ _ਰਣੈ। ਜਨ _ਸੋਭਤ ਪਾਵਕ _ਜੁਆਲ _ਬਣੈ। _੧੫। 


ਦਨੁ ਦੇਵ ਦੋਊ ਰਣ ਰੰਗ ਰਚੇ। ਗਹਿ ਸਸਤ੍ਰ ਸਬੈ ਰਸ ਰੁਦੂ ਮਚੇ। 
ਸਰ _ਛਾਡਤ ਬੀਰ ਦੋਊ ਹਰਖੈ। ਜਨੁ ਅੰਤਿ ਪ੍ਰਲੈ ਘਨ ਸੈ ਬਰਖੈ। ੧੬। 


ਠਆਆਲ ਛੰਦ 
ਖਾਇ ਭਜੇ ਸੁਰਾਰਦਨ ਕੋਪੁ ਓਪ ਮਿਟਾਇ। 
ਕੋਧਿ ਫਿਰਿਯੋ ਤਬੈ _ਜਯ ਦੁੰਦਭੀਨ ਬਜਾਇ। 
ਸੈਹਥਿ ਪਰਿਘ ਪਟਸਿ _ਬਾਣ _ਓਘ ਪ੍ਰਹਾਰ। 
ਪੇਲਿ ਗਿਰੇ ਸੁ ਬੀਰਨ ਖੇਲ ਜਾਨੁ ਧਮਾਰ। ੧੭। 


ਤੋਂ 3 ਕੈ 


ਚੌਬੀਸ ਅਵਤਾਰ ੨੩੧ 


ਤਦ _ (ਰੁਦਰ) _ ਸਾਰਿਆਂ _ਦੈੱਤਾਂ ਦਾ _ਸੰਘਾਰ _ਕਰਦਾ _ਹੈ, _ਦੈੱਤਾਂ ਲਈ _ਪਰਲੋ 
ਲਿਆਉਂਦਾ ਹੈ _ਐਤ _ਸੰਤਾਂ ਦਾ _ਉਂਧਾਰ ਕਰਦਾ _ਹੈ। _ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ 
ਕਰਕੇ _ਫਿਰ _ ਭਗਵਾਨ _ਦੇ ਹਿਰਦੇ _ਵਿਚ ਨਿਵਾਸ ਜਾ _ ਕਰਦਾ _ਹੈ।੮। 


ਤੱਟਕਾ ਛੰਦ 


- ੋਜ ਤਿੰਨ ੫ 
ਕਰਕੇ (ਉਹ) ਮਹਾ ਦੈਂਤ ਅਜਿਹਾ ਹੋ ਗਿਆ ਕਿ 
(ਉਸ ਦੈੱਤ ਨੂੰ ਵਰਦਾਨ ਪ੍ਰਾਪਤ ਸੀ ਕਿ ਨੂ 
ਕਰਨ _ਦੀ __ ਸਮਰਥਾ _ਰਖਦਾ _ਹੋਂਵੇਗਾ, _ਉਹੀ _ਉਸ _ ਭਿਆਨਕ _ਦੈਂਤ ਦਾ _ਸੰਘਾਰ _ਕਰੇਗਾ। 


ਅਜਿਹਾ ਕੌਣ ਪ੍ਰਗਟ ਹੋਇਆ ਹੈ? ਕਵੀ ਉਸ ਦਾ ਵਰਣਨ ਕਰਦਾ ਹੈ ਜਿਸ ਨੇ ਇਕ 
ਹੀ _ਬਾਣ _ਨਾਲ _ਤਿੰਨੋ _ਪੁਰੀਆਂ ਨਸ਼ਟ _ ਕਰ _ ਦਿੱਤੀਆਂ _ਸਨ।੧0। 


ਸ਼ਿਵ ਉਸ ਨੂੰ ਮਾਰਨ ਲਈ ਅਤੇ ਸਾਰੇ ਜਗਤ ਦੇ ਜੀਵਾਂ ਨੂੰ ਬਚਾਉਣ ਲਈ _ਚਲ 


ਪਿਆ। (ਉਸ ਨੇ) ਕ੍ਰੋਧ ਕਰ ਕੇ (ਇਕ) ਬਹੁਤ ਚਮਕਦਾ ਤੀਰ ਛਡਿਆ ਅਤੇ ਇਕੋ ਵਾਰ 
ਤਿੰਨਾਂ `ਪੁਰੀਆਂ _ਦਾ _ ਨਾਸ਼ _ਕਰ _ ਦਿੱਤਾ।੧੧। 

(ਇਸ) ਕੌਤਕ ਨੂੰ ਵੇਖ ਕੇ ਸਾਰੇ _ਸਾਧ (ਦੇਵਤੇ) ਪ੍ਰਸੰਨ ਹੋਏ ਅਤੇ ਆਕਾਸ਼ ਤੋਂ 
ਫੁਲਾਂ ਦੀ ਬਰਖਾ ਹੋਣ _ਲਗੀ। _ਜੈ-ਜੈ-ਕਾਰ ਦੀ _ਧੁਨੀ _ਗੂੰਜਣ ਲਗ ਗਈ, _ਹਿਮਾਲੇ ਪਰਬਤ 
ਵਿਚ _ ਹਲਚਲ _ ਮਚ _ ਗਈ _ ਅਤੇ _ ਧਰਤੀ _ ਕੰਬਣ _ ਲਗ _ਗਈ।੧੨। 

ਜਦੋਂ ਕੁਝ ਸਮਾਂ ਬੀਤ ਗਿਆ ਤਦੋਂ ਅੰਧਕ ਨਾਂ ਦਾ ਦੂਜਾ ਵੀਰ (ਪੈਂਦਾ ਹੋ_ਗਿਆ)। 
ਤਦੋਂ ਸ਼ਿਵ ਤ੍ਰਿਸ਼ੂਲ ਫੜ ਕੇ ਬਲਦ ਉਤੇ ਚੜ੍ਹ _ਚਲਿਆ। ਸ਼ਿਵ ਦੇ ਕ੍ਰੋਧ ਕਰਨ ਤੋਂ ਸਾਰੇ 
ਦੇਵਤੇ ਚੌਂਕ ਗਏ।੧੩। 
ਦਿੱਤਾ ਸੀ (ਕਿ) ਵੇਖਦਿਆਂ ਹੀ (ਵੇਖਦਿਆਂ ਸ਼ਿਵ) ਦੇਵਤਿਆਂ ਦੇ ਵੈਰੀ (ਅੰਧਕ) ਨੂੰ (ਇਸ 
ਤਰ੍ਹਾਂ) _ਮਾਰਨਗੇ _ਜਿਵੇਂ _ਤ੍ਰਿਪੁਰ (ਨੂੰ ਵਿੰਨ੍ਹ ਕੇ) ਤ੍ਰਿਪੁਰ ਦੈੱਤ ਨੂੰ ਮਾਰਿਆ _ਸੀ।੧੪। 

ਉਧਰੋਂ ਵੈਰੀ _(ਅੰਧਕ) _ਸੈਨਾ-ਦਲ _ਲੈ _ਕੇ ਚੜ੍ਹਿਆ ਅਤੇ _ਇਸਧਰੋਂ _(ਹੌਥ _ਵਿਚ) 
ਤ੍ਰਿਸ਼ੂਲ ਪਕੜ ਕੇ ਸ਼ਿਵ ਨੇ ਕ੍ਰੋਧ _ਕੀਤਾ। _(ਉਹ) ਦੋਵੇਂ ਰਣਧੀਰ _ਰਣ-ਭੂਮੀ _ਵਿਚ _ਯੁੱਧ 
ਦੇ ਰੰਗ ਵਿਚ ਰੰਗੇ ਹੋਏ _ਸਨ। (ਇੰਜ ਪੁਤੀਤ ਹੁੰਦਾ ਸੀ) ਮਾਨੋ ਬਨ _ਵਿਚ _ਔਗ ਦੀਆਂ 
ਬਲਦੀਆਂ _ ਹੋਈਆਂ ਲਾਟਾਂ ਸੁਸ਼ੋਭਿਤ ਹੋਣ।੧੫। 

ਦੇਵਤੇ ਅਤੇ ਦੈੱਤ ਦੋਵੇਂ ਯੁੱਧ ਵਿਚ _ਰੁਝ _ਗਏ। _ਸ਼ਸਤੂ _ਫੜ ਕੇ ਸਾਰੇ ਯੁੱਧ _ਕਰਮ 
ਵਿਚ ਮਸਤ ਹੋ_ਗਏ। ਦੋਹਾਂ ਪਾਸਿਆਂ ਦੇ ਯੋਧੇ ਹਰਖ _ਨਾਲ ਬਾਣ _ਛਡਦੇ ਸਨ ਮਾਨੋ __ਪਰਲੋ 
ਦੇ ਅੰਤ ਵਿਚ _ ਬਦਲ _ ਬਰਖਾ _ਕਰ _ਰਹੇ _ਹੋਣ।੧੬। 
ਰਆਮਲ ਛੰਦ 

ਦੇਵਤਿਆਂ ਦੇ ਵੈਰੀ (ਦੈਂਤ) ਘਾਇਲ ਹੋਕੇ ਤੇਜਹੀਣ ਅਵਸਥਾ _ ਵਿਚ _ਭਜਣ 
ਲਗੇ। _ਤਦੋਂ _ਅੰਧਕ ਦੈਂਤ (ਮਸਤੀ ਨਾਲ) _ਜਿਤ ਦੇ ਨਗਾਰੇ _ਵਜਾ _ਕੇ ਘੁੰਮਣ _ਲਗਿਆ। 
ਤ੍ਰਿਸ਼ੂਲ, _ਸੈਹੌਥੀ, _ਪਰਘ, _ਪੌਟਾ ਅਤੇ _ਬਾਣ _ਆਦਿ _ਦੇ ਪਰਹਾਰ ਹੋਣ _ਲਗੇ। _ਧਕਮਧਕੀ _ਨਾਲ 
ਸੂਰਮੇ _ਡਿਗ _ਰਹੇ _ਸਨ ਮਾਨੋ _ਧਮਾਰ _(ਨਾਚ) _ਖੇਡ _ਰਹੇ _ਹੋਣ।੧੭। 


੨ ੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਸੇਲ ਰੇਲ ਭਈ ਤਹਾ ਅਰੁ ਤੇਗ ਤੀਰ ਪ੍ਰਹਾਰ। 
ਗਾਹਿ _ਗਾਹਿ ਫਿਰੇ ਫਵਜਨ _ਬਾਹਿ ਬਾਹਿ ਹਥਿਯਾਰ। 
ਅੰਗ ਭੰਗ ਪਰੇ ਕਹੂੰ ਸਰਬੰਗ ਸ੍ਰੋਨਤ ਪੂਰ। 

ਏਕ ਏਕ ਬਰੀ ਅਨੇਕਨ ਹੇਰਿ ਹੇਰਿ ਸੁ ਹੂਰ। ੧੮। 


ਚਉਰ ਚੀਰ _ਰਥੀ _ਰਥੋਤਮ ਬਾਜ ਰਾਜ _ਅਨੰਤ। 
ਸ੍ਰੋਣ ਕੀ ਸਰਤਾ ਉਠੀ ਸੁ ਬਿਅੰਤ ਰੂਪ ਦੁਰੰਤ। 
ਸਾਜ ਬਾਜ ਕਟੇ ਕਹੂੰ ਗਜ ਰਾਜ ਤਾਜ ਅਨੇਕ। 
ਉਸਟਿ ਪੁਸਟਿ ਗਿਰੇ ਕਹੂੰ ਰਿਪੁ ਬਾਚੀਯ ਨਹੀ ਏਕੁ। 
ਛਾਡਿ ਛਾਡਿ ਚਲੇ ਤਹਾ ਨ੍ਰਿਪ ਸਾਜ ਬਾਜ _ਅਨੰਤ। 
ਗਾਜ _ਗਾਜ _ਹਨੇ ਸਦਾ ਸਿਵ ਸੂਰਬੀਰ ਦੁਰੰਤ। 
ਭਾਜ _ਭਾਜ ਚਲੇ _ਹਠੀ ਹਥਿਆਰ ਹਾਥਿ _ਬਿਸਾਰਿ। 
ਬਾਣ ਪਾਣ ਕਮਾਣ ਛਾਡਿ ਸੁ ਚਰਮ ਬਰਮ _ਬਿਸਾਰਿ। 
ਨਰਾਜ ਛੱਦ 
ਜਿਤੇ ਕੁ ਸੂਰ _ਧਾਈਯ। _ਤਿਤੇਕੁ ਰੁਦੂ _ਘਾਈਯ। 
ਜਿਤੇ ਕੁ ਅਉਰ _ਧਾਵਹੀ। _ਤਿਤਿਯੋ ਮਹੇਸ ਘਾਵਹੀ। 
ਕਬੋਧ ਅੰਧ _ਉਠਹੀ। _ਬਸੇਖ _ਬਾਣ _ਬੁਠਹੀ। 
ਪਿਨਾਕ _ਪਾਣਿ ਤੇ ਹਣੇਂ। ਅਨੰਤ ਸੂਰਮਾ _ਬਣੇ। ੨੨। 
ਰਸ਼ਾਫਲ ਛੱਟਾ 
ਸਿਲਹ ਸੈਜਿ ਸਜੇ। ਚਹੂੰ _ਓਰਿ ਗਜੇ। 
ਮਹਾ ਬੀਰ ਬੈਕੇ। ਮਿਟੈ ਨਾਹਿ ਡਕੇ। ੨੩। 
ਬਜੇ ਘੋਰਿ ਬਾਜੈ। ਸਜੇ ਸੂਰ ਸਾਜੈ। 
ਘਣੈ _ਜੇਮ _ਗਜੇ। _ਮਹਿਖੁਆਸ ਸਜੇ। ੨੪੧ 


ਮਹਿਖੁਆਸ _ਧਾਰੀ। ਚਲੇ _ਬਿਯੋਮਚਾਰੀ। 
ਸੁਭ ਸੂਰ ਹਰਖੇ। ਸਰੈ ਧਾਰ ਬਰਖੇ। ੨੫। 


ਧਰੇ ਬਾਣ _ਪਾਣੈ। ਚੜੇ ਤੇਜ ਮਾਣੈ। 
ਕਟਾ ਕਟਿ ਬਾਹੈ। ਅਧੋ ਅੰਗ ਲਾਹੈ। ੨੬। 


ਰਿਸੇ ਰੋਸਿ ਰੁਦੁੰ। ਚਲੈ ਭਾਜ ਛੁਦੈ। 
ਮਹਾ ਬੀਰ ਗਜੇ। ਸਿਲਹ ਸੈਜਿ ਸਜੇ। ੨੭। 


੧੯। 


੨0| 


੨੧। 


ਚੌਬੀਸ ਅਵਤਾਰ ੨੩੨ 


ਉਥੇ _(ਯੁੱਧ-ਭੂਮੀ _ਵਿਚ) _ਬਰਛੀਆਂ _ਦੇ ਬਹੁਤ (ਵਾਰ) _ਹੋਏ ਅਤੇ _ਤੀਰਾਂ ਤੇ 
ਤਲਵਾਰਾਂ ਦੇ _ਪੁਹਾਰ ਹੋਏ। ਥਾਂ _ਥਾਂ ਸੈਨਿਕ ਫਿਰ ਰਹੇ ਸਨ ਅਤੇ ਵਾਹੋਂਦਾਹੀ ਸ਼ਸਤ੍ਰ _ਚਲਾ 
ਰਹੇ _ਸਨ। (ਕਿਤੇ) ਕਿਸੇ ਦੇ ਕਟੇ ਹੋਏ ਅੰਗ _ਡਿਗੇ ਪਏ ਸਨ ਅਤੇ ਕਿਤੇ ਸਾਰੇ ਸ਼ਰੀਰ 
ਲਹੂ _ਨਾਲ _ਲਥ-ਪਥ ਹੋਏ ਪਏ _ਸਨ। ਇਕ ਇਕ (ਯੋਧੇ) ਨੇ ਵੇਖ ਵੇਖ ਕੇ ਅਨੇਕਾਂ ਹੂਰਾਂ 
ਵਰੀਆਂ _ਸਨ।੧੮। 

ਕਿਤੇ ਅਨੰਤ ਚੌਰਾਂ, ਬਸਤ੍ਰ, ਘੋੜੇ, ਰਥ, _ਰਥੀ ਅਤੇ ਰਾਜੇ _ਡਿਗੇ ਪਏ _ਸਨ। ਬਹੁਤ 
ਭਿਆਨਕ _ਰੂਪ ਵਾਲੀ ਲਹੂ _ਦੀ _ਨਦੀ _ਵਗਣ ਲਗੀ _ਸੀ। _ਕਿਤੇ ਸੁਸ਼ਜਿਤ ਘੋੜੇ _ਕਟੇ ਹੋਏ 
ਡਿਗੇ ਪਏ ਸਨ ਅਤੇ _ਕਿਤੇ ਸ੍ਰੇਸ਼ਠ _ਹਾਥੀ ਮੁਕੁਟਾਂ ਸਹਿਤ ਪਏ _ਸਨ। _ਕਿਤੇ _ਤਕੜੇ _ਊਠ 
ਡਿਗੇ ਪਏ ਸਨ ਅਤੇ ਵੈਰੀਆਂ ਵਿਚੋਂ _ਕੋਈ _ਵੀ (ਜ਼ਿੰਦਾ) ਨਹੀਂ ਬਚਿਆ _ਸੀ।੧੯। 

ਅਨੰਤ _ਸੁਸਜਿਤ ਘੋੜੇ _ਛਡ _ਛਡ ਕੇ ਰਾਜੇ ਉਥੋਂ ਖਿਸਕ ਰਹੇ _ਸਨ। ਸ਼ਿਵ ਨੇ ਗਜ 
ਵਜ ਕੇ ਭਿਆਨਕ ਸੂਰਵੀਰਾਂ ਨੂੰ _ਮਾਰ ਦਿੱਤਾ _ਸੀ। ਹੱਥਾਂ ਵਿਚ ਹਥਿਆਰ ਧਾਰਨ ਕਰਨ ਦੀ 


ਗੱਲ ਨੂੰ ਭੁਲਾ ਕੇ ਹਠੀ ਯੁੱਧ-ਵੀਰ _ਭਜਦੇ ਜਾਂਦੇ ਸਨ। ਕਈ ਕਵਚ, ਢਾਲਾਂ ਅਤੇ ਹੱਥਾਂ ਵਿਚ 
ਤੀਰ-ਕਮਾਨਾਂ ਨੂੰ ਭੁਲਾ ਕੇ ਛਡ ਕੇ ਜਾ ਰਹੇ ਸਨ।੨0। 
ਨਰਾਜ ਛੱਟ 
; _ਉਤਨੇ ਹੀ ਸ਼ਿਵ ਨੇ ਮਾਰ ਦਿੱਤੇ। 
ਮਾਰ _ਦੇਵੇਗਾ।੨੧। ਧੜ ਅੰਨ੍ਹੇ ਵਾਹ 
ਉਠ ਕੇ (ਭਜ ਰਹੇ ਸਨ)। ਵਿਸ਼ੇਸ਼ ਬਾਣ-ਬਰਖਾ ਹੋ ਰਹੀ _ਸੀ। ਅਨੰਤ _ਬਣੇ ਫਿਰਦੇ ਸੂਰਮੇ 
ਸ਼ਿਵ ਹੱਥੋਂ _ਮਾਰੇ _ਗਏ।੨੨। 
ਰਸ਼ਾਫਲ ਛੰਟਾ 

ਸ਼ਸਤ੍ਹਾਂ ਅਤੇ _ਕਵਚਾਂ _ਨਾਲ ਸਜੇ _ਹੋਏ ਯੋਧੇ _ਚੌਹਾਂ ਪਾਸੇ _ਗਜ ਰਹੇ _ਸਨ। (ਉਹ) 
ਅਜਿਹੇ _ਬਾਂਕੇ ਵੀਰ ਸਨ ਕਿ ਜਿਨ੍ਹਾਂ ਦਾ ਡੰਕਾ ਕਦੇ ਮਿਟ ਨਹੀਂ _ਸਕਦਾ।੨੩। 

ਵਾਜੇ ਭਿਆਨਕ _ਨਾਦ _ਨਾਲ _ਵਜਦੇ ਸਨ, ਸੂਰਮੇ ਯੁੱਧ _ਦੀ _ਸਜਾਵਟ _ਦੇ ਸਾਮਾਨ 
ਨਾਲ _ਚੰਗੀ ਤਰ੍ਹਾਂ _ਸਜੇ ਹੋਏ _ਸਨ। (ਉਹ) _ਬਦਲਾਂ ਵਾਂਗ _ਗਜਦੇ ਸਨ ਅਤੇ _ਵਡਿਆਂ ਧਨੁਸ਼ਾਂ 
ਨਾਲ _ ਸਜੇ ਹੋਏ _ ਸਨ।੨੪। 

ਦੇਵਤੇ ਵੀ ਵੱਡੇ ਆਕਾਰ ਪ੍ਰਕਾਰ ਦੇ _ਧਨੁਸ਼ ਧਾਰਨ ਕਰਕੇ _(ਯੁੱਧ-ਭੂਮੀ _ਵਿਚ ਪਹੁੰਚ 
ਗਏ)। (ਉਨ੍ਹਾਂ ਨੂੰ ਵੇਖ ਕੇ) ਸਾਰੇ ਸੂਰਮੇ ਆਨੰਦਿਤ ਹੋ_ ਗਏ ਅਤੇ _ਬਾਣਾਂ ਦੀ ਬਰਖਾ _ਹੋਣ 


ਲਗ ਗਈ।੨੫। 

(ਸੂਰਵੀਰਾਂ ਨੇ) ਹੱਥਾਂ ਵਿਚ _ਬਾਣ ਲਏ ਹੋਏ ਸਨ ਅਤੇ ਤੇਜ ਤੇ ਮਾਣ ਨਾਲ (ਯੁੱਧ 
ਕਰਨ ਲਈ) ਚੜ੍ਹੇ _ਸਨ। _ਕਟਾ-ਕਟ (ਸ਼ਸਤ੍ਰ) ਚਲਾ ਰਹੇ ਸਨ ਅਤੇ (ਵੈਰੀ ਦੇ) ਅੱਧੇ ਅੰਗ 
(ਅਰਥਾਤ ਸਿਰ) ਲਾਹ _ਰਹੇ _ਸਨ।੨੬। 

ਰੁਦਰ ਕ੍ਰੋਧ ਨਾਲ ਭਰਿਆ ਹੋਇਆ ਸੀ (ਜਿਸ ਨੂੰ ਵੇਖ ਕੇ) ਕਾਇਰ ਭਜ ਚਲੇ 
ਸਨ। _ ਮਹਾਨ _ਵੀਰ-ਯੋਧੇ _ਗਜ ਰਹੇ ਸਨ, _(ਉਹ) ਸ਼ਸਤ੍ਰਾਂ ਅਤੇ _ਕਵਚਾਂ _ਨਾਲ _ਸਜੇ _ਹੋਏ 
ਸਨ।੨੭। 


੨ ੩ ੩ 


ਸੀ _ਦਸਮ-ਗ੍ਰੰਥ _ਸਾਹਿਬ 


ਲਏ _ਸਕਤਿ _ਪਾਣੈ। ਚੜੇ _ਤੇਜ ਮਾਣੈ। 
ਗਣੈ ਗਾਂੜ _ਗਾਜੇ। ਰਣੈ ਰੁਦੂ ਰਾਜੇ। ੨੮। 


ਭਭੰੈਕੈਤ ਘਾਯੋ। _ਲਰੇ _ਚਉਪ _ਚਾਯ। 
ਡਕੀ _ਡਾਕਣੀਧੀ। _ਰੜੈ _ਕਾਕਣੀਯੋ। ੨੯। 


ਭਯ ਰੋਸ ਰੁਦੂੰ। ਹਣੈ ਦੈਤ ਛੁਦੁੰ। 
ਕਟੇ ਅਧੁ ਅਧੰ। ਭਈ ਸੈਣ ਬਧੰ। ੩0। 


ਰਿਸਿਯੋ ਸੂਲ _ਪਾਣੰ। _ਹਣੈ ਦੈਤ ਭਾਣੈ। 
ਸਰੈ ਓਘ ਛੁਟੇ। ਘਣੈ ਜੇਮ ਟੁਟੇ। ੩੧। 
ਰਣੈ ਰੁਦੂ _ਗਜੇ। ਤਬੈ ਦੈਤ _ਭਜੇ। 
ਤਜੈ _ਸਸਤ੍ਰ _ਸਰਬੈ। ਮਿਟਿਓ ਦੇਹ ਗਰਬੰ। ੩੨। 
ਜ਼ੱਪਣ/ 
ਧਾਯੋ _ਤਬੈ _ਅੰਧਕ _ਬਲਵਾਨਾ। _ਸੰਗ _ਲੈ ਸੈਨ _ਦਾਨਵੀ ਨਾਨਾ। 
ਅਮਿਤ ਬਾਣ ਨੰਦੀ ਕਹੁ _ਮਾਰੇ। ਬੇਧਿ ਅੰਗ ਕਹ ਪਾਰ ਪਧਾਰੇ। ੩੩। 


ਜਬ ਹੀ ਬਾਣ ਲਗੇ _ਬਾਹਣ ਤਨਿ। ਰੋਸ ਜਗਿਯੋ ਤਬ ਹੀ ਸਿਵ ਮਨਿ। 
ਅਧਿਕ ਰੋਸ ਕਰਿ _ਬਿਸਖ _ਚਲਾਏ। ਭੂਮਿ ਅਕਾਸਿ ਛਿਨਕ ਮਹਿ ਛਾਏ। ੩੪। 


ਬਾਣਾਵਲੀ ਰੁਦੂ ਜਬ _ਸਾਜੀ। ਤਬ ਹੀ ਸੈਣ ਦਾਨਵੀ ਭਾਜੀ। 
ਤਬ ਅੰਧਕ ਸਿਵ ਸਾਮੁਹੁ ਧਾਯੋ। ਦੁੰਦ ਜੁਧੁ ਰਣ ਮਧਿ ਮਚਾਯੋ। ੩੫। 


੭#/ਤਲ 


ਬੀਸ ਬਾਣ ਤਿਨ ਸਿਵਹਿ_ਪ੍ਹਾਰੇ ਕੋਪ ਕਰਿ। 
ਲਗੇ ਰੁਦੂ ਕੇ ਗਾਤ ਗਏ ਓਹ ਘਾਨਿ ਕਰ। 
ਗਹਿ ਪਿਨਾਕ ਕਹ _ਪਾਣਿ _ਪਿਨਾਕੀ ਧਾਇਓ। 


੨ 


ਹੋ ਤੁਮੁਲ ਜੁਧੁ ਦੁਹੂੰਅਨ ਰਣ ਮਧਿ _ਮਚਾਇਓ। ੩੬। 
ਤਾੜਿ ਸਤ ਕਹ ਬਹੁਰਿ ਪਿਨਾਕੀ ਕੋਪੁ _ਹੁਐ। 
ਹਣੈ ਦੁਸਟ ਕਹੁ _ਬਾਣ ਨਿਖੰਗ ਤੇ ਕਾਢ _ਦੁਐ। 
ਗਿਰਿਯੋ _ਭੂਮਿ ਭੀਤਰਿ ਸਿਰਿ ਸਤ੍ਹ _ਪੁਹਾਰਿਯੋ। 
ਹੋ ਜਨਕੁ _ਗਾਜ ਕਰਿ ਕੋਪ ਬੁਰਜ ਕਹੁ _ਮਾਰਿਯੋ।੩੭। 


ਚੌਬੀਸ ਅਵਤਾਰ ੨੩੩ 


(ਉਨ੍ਹਾਂ ਵੀਰਾਂ ਨੇ) ਹੱਥ _ਵਿਚ _ਬਰਛੀਆਂ _ਲਈਆਂ ਹੋਈਆਂ _ਸਨ। ਤੇਜ ਅਤੇ ਗੌਰਵ 
ਨਾਲ (ਯੁੱਧ ਕਰਨ ਲਈ) ਚੜ੍ਹੇ `ਸਨ। _(ਯੁੱਧ-ਭੂਮੀ ਵਿਚ) ਗੜ _ਗੜ ਕਰਦੇ ਗਜ _ਰਹੇ ਸਨ 
ਅਤੇ _ਰਣ-ਭੂਮੀ ਵਿਚ _ਰੁਦਰ ਸ਼ੋਭਾ ਪਾ ਰਿਹਾ _ਸੀ।੨੮। 

(ਉਨ੍ਹਾਂ ਦੇ) ਜਖਮਾਂ _ਤੋਂ _ਭਕ-ਭਕ ਕਰਦਾ (ਲਹੂ _ਵਗ ਰਿਹਾ ਸੀ ਪਰ _ਉਹ) ਚਾਹ 
ਨਾਲ _ਲੜ ਰਹੇ _ਹਨ। _ਡਾਕਣੀਆਂ _(ਲਹੂ _ਪੀ__ਕੇ) _ਡਕਾਰ _ਰਹੀਆਂ _ਸਨ ਅਤੇ ਗਿਰਝਾਂ 
ਬੋਲ ਰਹੀਆਂ _ ਸਨ।੨੯। 


ਰੁਦਰ ਕ੍ਰੋਧਵਵਾਨ ਹੋਇਆ ਅਤੇ (ਉਸ ਨੇ) ਕਾਇਰ ਦੈੱਤਾਂ ਨੂੰ ਮਾਰ _ਦਿੱਤਾ। (ਉਨ੍ਹਾਂ 


ਨੂੰ ਰੁਦਰ ਨੇ) _ਅਧੋ ਅਧ ਕਟ ਦਿੱਤਾ ਅਤੇ (ਇਸ ਤਰ੍ਹਾਂ ਸਾਰੀ ਦੈਂਤ) ਸੈਨਾ _ਮਾਰੀ 


ਗਈ।੩0। 

ਸ਼ਿਵ ਬਹੁਤ ਗੁੱਸੇ ਵਿਚ ਆਇਆ ਅਤੇ ਮਹਾਨ _ਤੇਜਸਵੀ ('ਭਾਣੰ”) ਦੈੱਤਾਂ ਨੂੰ ਮਾਰ 
ਦਿੱਤਾ। _ਤੀਰ _(ਇਸ ਤਰ੍ਹਾਂ) _ਛਡੇ _ਗਏ ਜਿਵੇਂ ਬਦਲ _ਫਟ _ ਜਾਂਦਾ _ਹੈ।੩੧। 

(ਜਦੋਂ) _ਰਣ-ਭੂਮੀ _ਵਿਚ _ਰੁਦਰ _ਗਜਿਆ _ਤਦੋਂ ਸਾਰੇ ਦੈਂਤ _ਭਜ _ਗਏ। _ਸਾਰਿਆਂ 
(ਦੈਂਤਾਂ) ਨੇ ਸ਼ਸਤ੍ਰ _ਤਿਆਗ _ਦਿੱਤੇ _ਅਤੇ _ ਸ਼ਰੀਰ _ਦਾ _ਮਾਣ _ਮਿਟਾ _ਦਿੱਤਾ।੩੨। 
ਚੱਪਲਾਂ 


ਭੜਕ _ਉਠਿਆ। (ਉਸ ਨੇ) ਬਹੁਤ ਕ੍ਰੋਧ ਕਰ ਕੇ ਬਾਣ ਚਲਾਏ ਜੋ ਛਿਣ ਭਰ ਵਿਚ ਆਕਾਸ਼ 
ਅਤੇ _ਧਰਤੀ _ਵਿਚ _ਛਾ _ਗਏ।੩੪। 

ਜਦੋਂ ਸ਼ਿਵ ਨੇ _ਬਾਣਾਂ ਦੀ ਝੜੀ ਲਾ ਦਿੱਤੀ, ਤਦੋਂ ਦੈਂਤਾਂ ਦੀ ਸੈਨਾ ਭਜ _ਗਈ। 
ਤਦੋਂ ਅੰਧਕ ਦੈੱਤ ਸ਼ਿਵ ਦੇ ਸਾਹਮਣੇ (ਆ ਕੇ) ਡਟਿਆ ਅਤੇ (ਦੋਹਾਂ ਨੇ) ਰਣ-ਭੂਮੀ ਵਿਚ 
ਦੁਅੰਦ-ਯੂੱਧ ਮਚਾਇਆ।੩੫। 
੭%7=ਤਲ 


ਉਸ ਨੇ ਕ੍ਰੋਧ ਕਰ ਕੇ ੨) ਬਾਣ ਸ਼ਿਵ ਉਤੇ ਚਲਾਏ। ਉਹ ਰੁਦਰ ਦੇ ਸ਼ਰੀਰ 
ਵਿਚ ਲਗੇ ਅਤੇ ਜ਼ਖ਼ਮ _ਕਰ _ਕੇ (ਦੂਜੇ ਪਾਸੇ ਨਿਕਲ) _ਗਏ। ਸ਼ਿਵ ਨੇ (ਤੁਰੰਤ ) ਹੱਥ 
ਵਿਚ _ਪਿਨਾਕ _ਧਨੁਸ਼ _ਲੈ ਕੇ _ਧਾਵਾ ਕੀਤਾ _ਅਤੇ ਦੋਹਾਂ ਨੇ _ਰਣ-ਭੂਮੀ _ਵਿਚ ਖੂਬ _ਘੋਰ- 


ਯੁੱਧ ਮਚਾਇਆ।੩੬। 


ਸ਼ਿਵ ਨੇ ਕ੍ਰੋਧਵਾਨ ਹੋਕੇ ਵੈਰੀ ਨੂੰ ਤਾੜਨਾ ਕੀਤੀ ਅਤੇ ਭਥੇ ਵਿਚੋਂ ਦੋ ਤੀਰ ਕਢ 
ਕੇ ਦੁਸ਼ਟ ਨੂੰ ਮਾਰੇ ਜੋ (ਉਸ ਦੇ ਸਿਰ ਵਿਚ) ਲਗੇ ਅਤੇ ਉਹ ਧਰਤੀ ਉਤੇ ਡਿਗ _ਪਿਆ। 
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਨੇ ਕ੍ਰੋਧ ਕਰ ਕੇ ਬੁਰਜ ਨੂੰ ਡਿਗਾ ਦਿੱਤਾ ਹੋਵੇ।੩੭। 


੨ ੩ ੪ 


ਸੀ _ਦਸਮ-ਗ੍ਰੰਥ _ਸਾਹਿਬ 


ਤੌਟਕਾ ਛੰਟਾ 
ਘਟਿ ਏਕ ਬਿਖੈ ਰਿਪੁ ਚੇਤ ਭਯੋ। ਧਨੁ ਬਾਣ ਬਲੀ ਪੁਨਿ ਪਾਣਿ ਲਯੋ। 
ਕਰਿ ਕੋਪ ਕਵੰਡ ਕਰੇ ਕਰਖ੍ਯੋ। ਸਰ ਧਾਰ ਬਲੀ ਘਨ ਜਿਯੋ _ਬਰਖ੍ਯੋ। ੩੮। 


ਕਰਿ ਕੋਪ ਬਲੀ ਬਰਖ੍ਯੋ _ਬਿਸਖੰ। ਇਹ ਓਰ ਲਗੈ ਨਿਸਰੇ ਦੁਸਰੈ। 
ਤਬ ਕੋਪ ਕਰੈ ਸਿਵ ਸੂਲ ਲੀਯੋ। ਅਰਿ ਕੋ ਸਿਰੁ ਕਾਟਿ ਦੁਖੰਡ ਕੀਯੋ। ੩੯। 


/ਏਤ ਨੀ ਲਾਦੇਤੂ _ਨਟਕੇ /&ਨਨੈ ਪੁਕੰਗੰਨ ਸਕਾ _ਠਗੰਹ _ਰਦੁੱਸ਼ਤਾੱਤਾ 
ਧਯਹਏ ਸਆਘਤਮ ਅਤ ਸਭਨ ਸਤ/ 597/ 


ਸੁਰ ਰਾਜ ਪ੍ਰਸੰਨਿ ਭਏ ਤਬ ਹੀ। ਅਰਿ ਅੰਧਕ ਨਾਸ ਸੁਨਿਯੋ ਜਬ ਹੀ। 
ਇਮ ਕੈ ਦਿਨ ਕੇਤਕ ਬੀਤ ਗਏ। ਸਿਵ _ਧਾਮਿ ਸਤਕ੍ਰਿਤ ਜਾਤ ਭਏ। ੧। 


ਤਬ ਰੁਦ੍ਰ ਭਯਾਨਕ ਰੂਪ ਧਰਿਯੋ। ਹਰਿ ਹੇਰਿ ਹਰੈ ਹਥਿਯਾਰ ਹਰਿਯੋ। 
ਤਬ ਹੀ ਸਿਵ ਕੋਪ ਅਖੰਡ ਕੀਯੋ। ਇਕ ਜਨਮ _ਅੰਗਾਰ ਅਪਾਰ ਲੀਯੋ। ੨। 


ਤਿਹ ਤੇਜ ਜਰੇ ਜਗ ਜੀਵ ਸਬੈ। ਤਿਹ ਡਾਰ ਦਯੋ ਮਧਿ ਸਿੰਧੁ ਤਬੈ। 
ਸੋਊ ਡਾਰ ਦਯੋ ਸਿੰਧੁ ਮਹਿ ਨ ਗਯੋ। ਤਿਹ ਆਨਿ ਜਲੰਧਰ ਰੂਪ ਲਯੋ। ੩। 


ਚੱਪਣ/ 
ਇਹ ਬਿਧਿ ਭਯੋ ਅਸੁਰ ਬਲਵਾਨਾ। ਲਯੋ _ਕੁਬੇਰ ਕੋ _ਲੂਟ _ਖਜਾਨਾ। 
ਪਕਰ _ਸਮਸ ਤੇ ਬੂਹਮੁ ਰੁਵਾਯੋ। ਇੰਦੂ ਜੀਤਿ ਸਿਰ ਛਤਰ _ਢੁਰਾਯੋ। ੪। 


ਜੀਤਿ ਦੇਵਤਾ ਪਾਇ ਲਗਾਏ। ਰੁਦੁ _ਬਿਸਨੁ _ਨਿਜ ਪੁਰੀ _ਬਸਾਏ। 
ਚਉਦਹ ਰਤਨ ਆਨਿ ਰਾਖੇ ਗ੍ਰਿਹ! ਜਹਾ ਤਹਾ ਬੈਠਾਏ ਨਵ ਗ੍ਰਹ। ੫। 


ਦੰਹਾਰਾ” 
ਜੀਤਿ ਬਸਾਏ ਨਿਜ ਪੁਰੀ ਅਸੁਰ ਸਕਲ _ਅਸੁਰਾਰ। 
ਪੂਜਾ ਕਰੀ ਮਹੇਸ ਕੀ _ਗਿਰਿ _ਕੈਲਾਸ ਮਧਾਰ। ੬। 
ਦੱਖਣ? 
ਧ੍ਯਾਨ _ਬਿਧਾਨ ਕਰੇ _ਬਹੁ _ਭਾਤਾ। ਸੇਵਾ ਕਰੀ ਅਧਿਕ _ਦਿਨ ਰਾਤਾ। 
ਐਸ ਭਾਤਿ ਤਿਹ ਕਾਲ ਬਿਤਾਯੋ। ਅਬ ਪ੍ਰਸੈਗਿ ਸਿਵ ਊਪਰ _ਆਯੋ। _੭। 


ਚੌਬੀਸ ਅਵਤਾਰ ੨੩੪ 


ਤੌੱਟਕਾ ਛੰਦ 
ਅੰਧਕ ਦੈਂਤ ਇਕ _ਘੜੀ ਵਿਚ ਸੁਚੇਤ ਹੋ __ਗਿਆ ਅਤੇ (ਉਸ) ਬਲਵਾਨ ਨੇ ਫਿਰ 
ਹੱਥ ਵਿਚ ਧਨੁਸ਼ ਬਾਣ ਲੈ ਲਿਆ। ਕ੍ਰੋਧ ਕਰ ਕੇ (ਉਸ ਨੇ) ਧਨੁਸ਼ ਨੂੰ ਹੱਥ ਨਾਲ ਖਿਚਿਆ 
ਅਤੇ _ਬਦਲ _ਵਾਂਗ _(ਉਸ) ਬਲਵਾਨ _ਨੇ _ਤੀਰਾਂ _ਦੀ ਬਰਖਾ ਸ਼ੁਰੂ _ਕਰ _ਦਿੱਤੀ।੩੮। 
ਕੋਧਵਾਨ ਹੋ ਕੇ ਬਲਵਾਨ _ਦੈੱਤ _ਬਾਣਾਂ ਦੀ _ਬਰਖਾ ਕਰਨ _ਲਗਿਆ। _(ਉਹ ਤੀਰ) 
ਇਕ ਪਾਸਿਓਂ ਲਗ ਕੇ ਦੂਜੇ ਪਾਸੇ ਨਿਕਲਦੇ ਸਨ। ਤਦੋਂ ਸ਼ਿਵ ਨੇ ਕ੍ਰੋਧ ਕਰ ਕੇ ਹੱਥ ਵਿਚ 
ਤ੍ਰਿਸ਼ੂਲ ਫੜ ਲਿਆ ਅਤੇ ਵੈਰੀ ਦਾ ਸਿਰ ਕਟ ਕੇ ਦੋ ਟੋਟੇ ਕਰ ਦਿੱਤੇ।੩੯। 
#ਲੇ ਨੰ ਲੰਦੋਤੂ _ਨਟਕ ਦੇ _?%ਨਮਕੈਘੁਲੰਨਹ' _%ਕ-ਲਧ” ਅਤੇ _ਰੁਦੁ-ਉਸਤਤ” 
ਵਾਲੇ %ਨ%/ਏ ਦੀ ਸਮਾਪਤ ਸਭ ਲਭ _ਹੈ/5/ 
ਹੁਣ ਗੌਰੀ (ਪਾਰਬਤੀ) ਦੇ ਵੱਧ ਦਾ ਕਥਨ 
ਡੀ ਭਗਉੰਤਾੰਂ ਜੀ ਸ਼ਹਿ 


ਸੁਣਿਆ। ਇਸ 


ਉਸ _ਅੰਗਾਰ _ਦੇ ਤੇਜ _ਨਾਲ ਜਗਤ _ਦੇ ਸਾਰੇ _ਜੀਵ _ਸੜਨ _ਲਗੇ, (ਇਸ ਕਰ 
ਕੇ) ਉਸ ਨੂੰ ਉਸ ਵੇਲੇ ਸਮੁੰਦਰ ਵਿਚ _ਸੁਟ ਦਿੱਤਾ _ਗਿਆ। ਪਰ _ਸੁਟੇ ਜਾਣ ਤੇ ਸਮੁੰਦਰ 
ਨੇ ਉਸ ਨੂੰ ਗ੍ਰਹਿਣ ਨ ਕੀਤਾ। ਇਸ ਕਰ ਕੇ ਉਸ ਨੇ ਧਰਤੀ ਉਤੇ ਆ ਕੇ ਜਲੰਧਰ 
ਦਾ ਰੂਪ ਧਾਰਨ _ ਕੀਤਾ।੩। 
ਚੱਪਣ/ 


ਇਸ ਤਰ੍ਹਾਂ ਬਲਵਾਨ ਦੈੱਤ ਪ੍ਰਗਟ ਹੋਇਆ ਅਤੇ ਉਸ ਨੇ _ਕੁਬੇਰ ਦਾ ਖ਼ਜ਼ਾਨਾ ਲੁਟ 
ਲਿਆ। ਦਾੜ੍ਹੀ ਤੋਂ ਪਕੜ ਕੇ ਬ੍ਰਹਮਾ ਨੂੰ ਰੁਆਇਆ ਅਤੇ ਇੰਦਰ ਨੂੰ ਜਿਤ ਕੇ (ਆਪਣੇ) 
ਸਿਰ _ ਉਤੇ ਛੱਤਰ _ਝੁਲਵਾਇਆ।8੪। 

ਦੇਵਤਿਆਂ ਨੂੰ ਜਿਤ _ਕੇ ਆਪਣੀ ਚਰਨੀ _ਲਾਇਆ ਅਤੇ ਸ਼ਿਵ _ਤੇ ਵਿਸ਼ਣੂ ਨੂੰ 


(ਲਿਆ ਕੇ) ਆਪਣੇ ਸ਼ਹਿਰ ਵਿਚ ਵਸਾਇਆ। (ਉਸ ਨੇ) ਚੌਂਦਾਂ ਰਤਨ ਲਿਆ ਕੇ ਆਪਣੇ 
ਘਰ ਵਿਚ ਪਾ ਲਏ। ਜਿਥੇ ਕਿਥੇ (ਲੋਕਾਂ ਨੂੰ ਦੁਖ ਦੇਣ ਲਈ) ਨੌ ਗ੍ਰਹਿ ਬਿਠਾ ਦਿੱਤੇ।੫। 
ਦੰਹਰਾ 


੨ ੩੫ 


ਸੀ _ਦਸਮ-ਗ੍ਰੰਥ _ਸਾਹਿਬ 


ਭੂਤਰਾਟ ਕੋ _ਨਿਰਖਿ ਅਤੁਲ _ਬਲ। _ਕਾਪਤ ਭਏ ਅਨਿਕ _ਅਰਿ ਜਲ _ਥਲ। 


ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ। ਦਸ ਸਹੈਸੂ ਦੁਹਿਤਾ ਤਾ ਕੇ ਘਰ। ੮। 


ਤਿਨ ਇਕ ਬਾਰ _ਸੁਯੰਬਰ _ਕੀਯਾ। _ਦਸ _ਸਹੰਸੂ _ਦੁਹਿਤਾਇਸ _ਦੀਯਾ। 
ਜੋ ਬਰੁ ਰੁਚੇ ਬਰਹੁ ਅਬ ਸੋਈ। ਊਚ ਨੀਚ ਰਾਜਾ ਹੋਇ ਕੋਈ। ੯। 


ਜੋ ਜੋ ਜਿਸੈ ਰੁਚਾ ਤਿਨਿ ਬਰਾ। ਸਬ ਪ੍ਰਸੰਗ ਨਹੀ ਜਾਤ ਉਚਰਾ। 
ਬਿਰਤਾਤ ਕਹਿ ਛੋਰਿ ਸੁਨਾਊ। ਕਥਾ ਬ੍ਰਿਧਿ ਤੇ ਅਧਿਕ ਡਰਾਊ। ੧0। 


2 


ਚਾਰ ਸੁਤਾ ਕਸਪ _ਕਹ _ਦੀਨੀ। _ਕੇਤਕ _ਬ੍ਯਾਹ ਚੰਦੂਮਾ _ਲੀਨੀ। 
ਕੇਤਕ ਗਈ ਅਉਰ _ਦੇਸਨ ਮਹਿ। ਬਰਿਯੋ ਗਉਰਜਾ ਏਕ ਰੁਦੁ _ਕਹਿ। _੧੧। 


ਜਬ ਹੀ ਬ੍ਯਾਹ ਰੁਦੂ ਗ੍ਰਿਹਿ ਆਨੀ। ਚਲੀ ਜਗ ਕੀ ਬਹੁਰਿ _ਕਹਾਨੀ। 
ਸਬ ਦੁਹਿਤਾ ਤਿਹ ਬੋਲਿ ਪਠਾਈ। _ਲੀਨੋ __ਸੈਗਿ ਭਤਾਰਨ ਆਈ। _੧੨। 


ਜੇ ਜੇ ਹੁਤੇ ਦੇਸ ਪਰਦੇਸਾ। ਜਾਤ ਭਏ ਸਸੁਰਾਰਿ ਨਰੇਸਾ। 
ਨਿਰਖਿ ਰੁਦੂ ਕੋ ਅਉਰ ਪੂਕਾਰਾ। _ਕਿਨਹੂੰ ਨ ਭੂਪਤਿ ਤਾਹਿ _ਚਿਤਾਰਾ। ੧੩। 


ਨਹਨ _ਗਉਰਜਾ _ਦਛ _ਬੁਲਾਈ। ਸੁਨਿ ਨਾਰਦ ਤੇ ਹਿਹਿਦੈ ਰਿਸਾਈ। 
ਬਿਨ ਬੋਲੇ ਪਿਤ ਕੇ ਗ੍ਰਿਹ ਗਈ। ਅਨਿਕ ਪੁਕਾਰ ਤੇਜ ਤਨ ਤਈ। ੧੪ 


ਜਗ ਕੁੰਡ ਮਹਿ ਪਰੀ ਉਛਰ _ਕਰਿ। ਸਤ ਪ੍ਰਤਾਪਿ ਪਾਵਕ ਭਈ ਸੀਤਰਿ। 
ਜੋਗ ਅਗਨਿ ਕਹੁ ਬਹੁਰਿ ਪੁਕਾਸਾ। ਤਾ ਤਨ _ਕੀਯੋ_ ਪ੍ਰਾਨ ਕੋ _ਨਾਸਾ। _੧੫। 


ਆਇ ਨਾਰਦ ਇਮ _ਸਿਵਹਿ ਜਤਾਈ। ਕਹਾ ਬੈਠਿ ਹੋ ਭਾਗ _ਚੜਾਈ। 
ਛੂਟਿਯੋ ਧੁ ਆਨ ਕੋਪੁ ਜੀਯ _ਜਾਗਾ। _ਗਹਿ_ਤ੍ਰਿਸੂਲ ਤਹ ਕੋ ਉਠ _ਭਾਗਾ। _੧੬। 


ਜਬ ਹੀ ਜਾਤ ਭਯ ਤਿਹ ਥਲੈ। ਲਯੋ ਉਠਾਇ ਸੂਲ _ਕਰਿ ਬਲੈ। 

ਭਾਤਿ ਭਾਤਿ ਤਿਨ ਕਰੇ ਪ੍ਹਾਰਾ। ਸਕਲ _ਬਿਧੁੰਸ ਜਗ _ਕਰ _ਡਾਰਾ। _੧੭। 
ਭਾਤਿ ਭਾਤਿ ਤਨ ਭੂਪ ਸੰਘਾਰੇ। ਇਕ ਇਕ ਤੇ ਕਰ ਦੁਇ ਦੁਇ ਡਾਰੇ। 
ਜਾ ਕਹੁ ਪਹੁੰਚਿ ਤ੍ਰਿਸੂਲ ਪ੍ਹਾਰਾ। ਤਾ ਕਹੁ ਮਾਰ ਠਉਰ ਹੀ _ਡਾਰਾ। ੧੮। 


ਚੌਬੀਸ ਅਵਤਾਰ ੨੩੫ 


ਸ਼ਿਵ ਦਾ ਅਤੁੱਲ ਬਲ ਵੇਖ ਕੇ, ਜਲ ਥਲ ਵਿਚ ਰਹਿਣ ਵਾਲੇ ਅਨੇਕਾਂ ਵੈਰੀ ਕੰਬਣ 
ਲਗੇ। _ਉਸ ਸਮੇਂ ਦਕਸ਼ ਪ੍ਰਜਾਪਤੀ ਨਾਂ ਦਾ ਇਕ _ਉਤੱਮ ਰਾਜਾ ਹੋਇਆ ਸੀ ਜਿਸ ਦੇ ਘਰ 
ਦਸ ਹਜ਼ਾਰ ਪੁੱਤਰੀਆਂ (ਪੈਦਾ ਹੋਈਆਂ) _ਸਨ।੮। 

ਉਸ ਨੇ ਇਕ ਵਾਰ _ਸੁਅੰਬਰ _ਕੀਤਾ _ਅਤੇ _ ਦਸ _ ਹਜ਼ਾਰ _ਰਾਜ-ਕੰਨਿਆਵਾਂ ਨੂੰ 
ਆਗਿਆ ਦਿੱਤੀ ਕਿ ਜਿਸ ਨੂੰ ਜੋ ਵਰ ਚੰਗਾ ਲਗਦਾ ਹੈ, ਹੁਣੇ ਉਹੀ ਵਰ ਲਵੇ, (ਭਾਵੇਂ) 
ਕੋਈ ਰਾਜਾ ਜਾਂ ਊਚ-ਨੀਚ _ (ਕਿਉਂ _ਨ) ਹੋਵੇ।੯। 

ਜਿਸ ਨੂੰ ਜੋ ਜੋ (ਵਰ) ਚੰਗਾ ਲਗਿਆ ਉਸ ਨੇ ਉਸ ਨੂੰ ਵਰ ਲਿਆ। ਸਾਰਾ ਪ੍ਰਸੰਗ 
ਉਚਾਰਿਆ ਨਹੀਂ ਜਾ _ਸਕਦਾ। ਜੇ ਮੁੱਢ ਤੋਂ ਸਾਰਾ ਬ੍ਰਿਤਾਂਤ ਕਹਿ ਕੇ ਸੁਣਾਵਾਂ, ਤਾਂ ਕਥਾ ਦੇ 
ਵੱਧ ਜਾਣ ਤੋਂ ਡਰਦਾ ਹਾਂ।੧0। 


ਪ੍ਰਜਾਪਤੀ ਨੇ _ਚਾਰ _ਧੀਆਂ _ਕਸ਼ਪ (ਰਿਸ਼ੀ) ਨੂੰ ਦਿੱਤੀਆਂ ਅਤੇ ਕਈ ਚੰਦਰਮਾ ਨੇ 
ਵਿਆਹ _ਲਈਆਂ। _ਕਈ _(ਪੁੱਤਰੀਆਂ) ਦੂਜੇ ਦੇਸ਼ਾਂ ਵਿਚ ਗਈਆਂ। _ਗੌਰਜਾਂ (ਨਾਂ ਦੀ ਇਕ 
ਪੁੱਤਰੀ) ਨੇ _ਰੁਦਰ ਨਾਲ ਵਿਆਹ _ਕੀਤਾ।੧੧। 

ਜਦੋਂ ਸ਼ਿਵ ਨੇ (ਗੌਰੀ ਨੂੰ) ਵਿਆਹ ਕੇ ਘਰ ਲੈ ਆਉਂਦਾ ਤਾਂ ਫਿਰ (ਉਸ ਤੋਂ ਕਾਫੀ 
ਦੇਰ _ਬਾਦ) ਪ੍ਰਜਾਪਤੀ ਦੇ _ਘਰ _ਯੌਂਗ _ਦੀ ਗੱਲ _ਚਲ _ਪਈ। _ ਉਸਨੇ ਸਾਰੀਆਂ _ਧੀਆਂ ਨੂੰ 
ਬੁਲਾ _ ਭੇਜਿਆ। _ ਸਾਰੀਆਂ _ ਆਪਣੇ _ ਪਤੀਆਂ _ ਸਹਿਤ _ (ਪਿਤਾ _ਦੇ _ ਘਰ) ਆਈਆਂ।੧੨। 


ਜਿਹੜੇ ਜਿਹੜੇ ਦੇਸ਼ਾਂ ਪੁਦੇਸ਼ਾਂ (ਵਿਚ ਰਾਜੇ ਦੇ ਜੁਆਈ ਸਨ), ਉਹ ਸਾਰੇ ਸਹੁਰੇ ਘਰ 


ਰੰ 
੨ 
ਹੀ 
ਰੈ 
ਟ॥ 
ਕਹ 
ਰਹ 
ਵਿ 
੨੭ 


ਇਥੇ ਬੈਠਾ ਹੈਂ, (ਉਧਰ ਗੌਰਜਾਂ _ਯੱਗ ਦੇ ਕੁੰਡ ਵਿਚ _ਸੜ ਗਈ _ਹੈ।”) (ਇਹ ਸੁਣਦਿਆਂ 
ਹੀ ਸ਼ਿਵ ਦਾ) ਧਿਆਨ ਛੁਟ ਗਿਆ ਅਤੇ ਮਨ ਵਿਚ ਕ੍ਰੋਧ ਪੈਦਾ ਹੋ ਗਿਆ। (ਉਸੇ ਵੇਲੇ) 
ਤ੍ਰਿਸ਼ੂਲ ਫੜ _ਕੇ _ਉਧਰ _ ਵਲ ਦੌੜ _ਪਿਆ।੧੬। 

ਜਦੋਂ ਹੀ (ਸ਼ਿਵ) ਉਸ ਥਾਂ ਤੇ ਗਿਆ, (ਤਦੋਂ) ਜ਼ੋਰ ਨਾਲ ਤ੍ਰਿਸ਼ੂਲ ਨੂੰ ਹੱਥ ਵਿਚ ਉਠਾ 
ਲਿਆ। ਉਸ ਨੇ ਕਈ ਤਰ੍ਹਾਂ ਨਾਲ ਵਾਰ _ਕੀਤੇ। ਸਾਰੇ _ਯੋਂਗ ਨੂੰ ਨਸ਼ਟ _ਕਰ _ਦਿੱਤਾ।੧੭। 

(ਸ਼ਿਵ ਨੇ) ਤਰ੍ਹਾਂ ਤਰ੍ਹਾਂ ਨਾਲ ਰਾਜਿਆਂ ਨੂੰ ਮਾਰ ਦਿੱਤਾ। ਇਕ ਇਕ ਦੇ ਦੋ ਦੋ (ਟੋਟੇ) 
ਕਰ _ਸੁਟੇ। ਜਿਸ ਤਕ ਪਹੁੰਚ ਕੇ _ਤ੍ਰਿਸ਼ੂਲ ਦਾ ਵਾਰ ਕੀਤਾ, ਉਸ ਨੂੰ ਥਾਂ ਤੇ ਹੀ ਮਾਰ 
ਦਿੱਤਾ।੧੮। 


੨੩੬ 


ਸੀ _ਦਸਮ-ਗ੍ਰੰਥ _ਸਾਹਿਬ 


ਜਗ_ ਕੁੰਡ ਨਿਰਖਤ ਭਯੋ ਜਬ ਹੀ। ਜੂਟ ਜਟਾਨ ਉਖਾਰਸ ਤਬ ਹੀ। 
ਬੀਰਭਦੂ _ਤਬ ਕੀਆ ਪੁਕਾਸਾ। _ਉਪਜਤ ਕਰੋ _ਨਰੇਸਨ _ਨਾਸਾ। _੧੯। 


ਕੇਤਕ ਕਰੇ ਖੰਡ ਨ੍ਰਿਪਤਿ ਬਰ। ਕੇਤਕ ਪਠੈ ਦਏ ਜਮ ਕੇ ਘਰਿ। 
ਕੇਤਕ ਗਿਰੇ ਧਰਣਿ ਬਿਕਰਾਰਾ। ਜਨੁ _ਸਰਤਾ ਕੇ _ਗਿਰੇ _ਕਰਾਰਾ। ੨0। 


ਤਬ ਲਉ ਸਿਵਹ ਚੇਤਨਾ ਆਈ। ਗਹਿ _ਪਿਨਾਕ ਕਹੁ ਪਰੋ __ਰਿਸਾਈ। 
ਜਾ ਕੈ ਤਾਣਿ ਬਾਣ ਤਨ ਮਾਰਾ। ਪ੍ਰਾਨ ਤਜੇ ਤਿਨ ਪਾਨਿ ਨੁਚਾਰਾ। ੨੧ 


ਡਮਾ ਡਮ ਡਉਰੂ ਬਹੁ ਬਾਜੇ। ਭੂਤ ਪ੍ਰੇਤ ਦਸਊ _ਦਿਸਿ ਗਾਜੈ। 
ਝਿਮ ਝਿਮ ਕਰਤ ਅਸਿਨ ਕੀ ਧਾਰਾ। ਨਾਚੇ ਰੁੰਡ ਮੁੰਡ ਬਿਕਰਾਰਾ। ੨੨। 


ਬਜੇ ਢੋਲ ਸਨਾਇ ਨਗਾਰੇ। ਜੁਟੈ ਜੰਗ ਕੋ ਜੋਧ ਜੁਝਾਰੇ। 
ਖਹਿ ਖਹਿ ਮਰੇ ਅਪਰ ਰਿਸ ਬਢੇ। ਬਹੁਰਿ ਨ ਦੇਖੀਯਤ ਤਾਜੀਅਨ ਚਢੇ। ੨੩। 


ਜਾ ਪਰ ਮੁਸਟ ਤ੍ਰਿਸੂਲ ਪ੍ਰਹਾਰਾ। ਤਾਕਹੁ ਠਉਰ ਮਾਰ ਹੀ _ਡਾਰਾ। 
ਐਸੋ ਭਯੋ ਬੀਰ _ਘਮਸਾਨਾ। ਭਕ _ਭਕਾਇ ਤਹ _ਜਗੇ _ਮਸਾਨਾ। ੨੪੧ 


ਦੰਹਰਾ 
ਤੀਰ _ਤਬਰ ਬਰਛੀ _ਬਿਛੂਅ _ਬਰਸੇ _ਬਿਸਖ _ਅਨੇਕ। 
ਸਬ ਸੂਰਾ ਜੂਝਤ ਭਏ ਸਾਬਤ ਬਚਾ ਨ _ਏਕ। ੨੫। 


ਚੱਪਣਾ 
ਕਟਿ ਕਟਿ ਮਰੇ ਨਰੇਸ ਦੁਖੰਡਾ। ਥਾਇ ਹਨੇ ਗਿਰਿ ਗੇ ਜਨੁ ਝੰਡਾ। 
ਸੂਲ _ਸੰਭਾਰਿ ਰੁਦੂ ਜਬ _ਪਰਿਯੋ। ਚਿਤ੍ਰ ਬਚਿਤ੍ਰ _ਅਯੋਧਨ _ਕਰਿਯੋ। ੨੬। 


ਭਾਜ _ਭਾਜ ਤਬ _ਚਲੇ ਨਰੇਸਾ। _ਜਗ _ਬਿਸਾਰ _ਸੰਭਾਰਿਯੋ ਦੇਸਾ। 
ਜਬ ਰਣ ਰੁਦੂ ਰੁਦੂ ਹੁਐ ਧਾਏ। ਭਾਜਤ ਭੂਪ ਨ ਬਾਚਨ ਪਾਏ। ੨੭। 


ਤਬ ਸਬ ਭਰੇ ਤੇਜ ਤਨੁ _ਰਾਜਾ। _ਬਾਜਨ ਲਗੇ _ਅਨੰਤਨ _ਬਾਜਾ। 
ਮਚਿਯੋ ਬਹੁਰਿ ਘੋਰਿ ਸੰਗ੍ਹਾਮਾ। ਜਮ ਕੋ ਭਰਾ ਛਿਨਕ ਮਹਿ _ਧਾਮਾ। ੨੮। 


ਭੂਪਤ ਫਿਰੇ ਜੁਧ ਕੇ _ਕਾਰਨ। ਲੈ ਲੈ ਬਾਣਿ ਪਾਣਿ ਹਥੀਯਾਰਨ। 
ਧਾਇ ਧਾਇ ਅਰਿ ਕਰਤ ਪ੍ਰਹਾਰਾ। ਜਨ ਕਰ ਚੋਟ ਪਰਤ _ਘਰੀਯਾਰਾ। ੨੯। 


ਚੌਬੀਸ ਅਵਤਾਰ ੨੩੬ 
ਉਖਾੜ _ਲਈ। _ਉਸੇ ਵੇਲੇ (ਉਸ ਵਿਚੋਂ) ਵੀਰ _ਭੱਦਰ ਪ੍ਰਗਟ ਹੋ _ਗਿਆ। (ਉਸ ਨੂੰ) ਪੈਦਾ 
ਹੁੰਦੇ ਹੀ ਆਦੇਸ਼ ਦਿੱਤਾ ਕਿ (ਤੂੰ) ਰਾਜਿਆਂ ਦਾ ਨਾਸ਼ ਕਰ।੧੯। 


ਸ਼ਿਵ ਨੇ 
ਕਈ ਸਨ ਰਾਜਿਆਂ ਦੇ (ਵੀਰ ਭੱਦਰ ਨੇ) ਟੋਟੇ ਟੋਟੇ ਕਰ ਦਿੱਤੇ ਅਤੇ ਕਈਆਂ ਨੂੰ 
ਘਰ ਭੇਜ ਦਿੱਤਾ। ਕਿਨੇ ਹੀ ਨਿਤਾਣੇ ਹੋ ਕੇ ਧਰਤੀ ਉਤੇ ਜਾ _ਡਿਗੇ, ਮਾਨੋ ਨਦੀ ਦੇ 


ਨੂੰ ਫੜ ਕੇ, ਗੁੱਸੇ ਨਾਲ ਟੁਟ ਕੇ ਪੈ ਗਿਆ। ਜਿਸ ਦੇ ਸ਼ਰੀਰ ਵਿਚ ਖਿਚ ਕੇ ਤੀਰ ਮਾਰਿਆ, 
ਉਸ ਨੇ ਪ੍ਰਾਣ ਤਜ ਦਿੱਤੇ ਅਤੇ ਪਾਣੀ _ਵੀ _ਨ _ਮੰਗਿਆ।੨੧। 


ਵਜ 
ਰਹੇਂ ਸਨ, ਤਲਵਾਰਾਂ ਦੀ ਧਾਰ _ਝਿੰਮ _ਝਿੰਮ ਕਰਦੀ _ਲਿਸ਼ਕਾਰੇ ਮਾਰ _ਰਹੀ ਸੀ, ਭਿਆਨਕ 
ਰੁੰਡ ਅਤੇ ਮੁੰਡ ਨਚ _ਰਹੇ ਸਨ।੨੨। 

ਢੋਲ, _ਡਫਾਂ _ਅਤੇ ਨਗਾਰੇ _ਵਜ _ਰਹੇ ਸਨ, _ਲੜਾਕੇ ਜੁਆਨ ਜੰਗ _ਵਿਚ ਜੁਟ ਰਹੇ 
ਸਨ। ਇਕ ਖਹਿ ਖਹਿ ਕੇ ਮਰ ਰਹੇ ਸਨ ਅਤੇ ਹੋਰਨਾਂ ਨੂੰ ਕ੍ਰੋਧ ਚੜ੍ਹ _ਰਿਹਾ ਸੀ। ਇਸ 
ਪਿਛੋਂ _ਘੋੜੇ _ਉਤੇ ਚੜ੍ਹਿਆ ਹੋਇਆ ਕੋਈ ਵੀ ਨਹੀਂ ਸੀ ਦਿਸ ਰਿਹਾ।੨੩। 

ਸ਼ਿਵ ਨੇ ਜਿਸ ਤ੍ਰਿਸ਼ੂਲ ਉਸਨੂੰ ਉਥੇ 


ਸੁਟਿਆ। ਇਸ ਤਰ੍ਹਾਂ ਦਾ ਯੋਧਿਆਂ ਦਾ _ਘਮਸਾਨ 
ਕੇ ਮਸਾਨ ਜਾਗ ਪਏ।੨੪। 
ਦੰਹਰਾ 

ਅਨੇਕਾਂ ਤੀਰ, ਕੁਹਾੜੇ, _ਬਰਛੀਆਂ, _ਬਿਛੂਏ ਅਤੇ ਜ਼ਹਿਰ ਦੀ ਪਾਣ ਵਾਲੇ 
ਸਨ। ਸਾਰੇ ਸੂਰਮੇ _ਲੜਦੇ ਹੋਏ ਸ਼ਹੀਦ ਹੋ ਗਏ, ਉਨ੍ਹਾਂ ਵਿਚੋਂ ਕੋਈ ਵੀ ਜ਼ਿੰ 
ਬਚਿਆ।੨੫। 
ਚੱਪਲਾਂ 

ਦੋ ਟੋਟੇ ਹੋ ਕੇ ਮਰ ਗਏ। (ਉਹ ਇੰਜ ਪ੍ਰਤੀਤ 
ਹੁੰਦੇ ਹਨ) ਮਾਨੋ ਹਵਾ ਦੇ ਮਾਰੇ _ ਝੰਡੇ ਡਿਗੇ ਹੋਣ। ਤ੍ਰਿਸ਼ੂਲ ਨੂੰ ਸੰਭਾਲ ਕੇ ਜਦੋਂ ਸ਼ਿਵ (ਵੈਰੀ- 
ਨੇ 


ਅਲੌਕਿਕ ਤਰ੍ਹਾਂ ਦਾ ਯੁੱਧ _ਕੀਤਾ।੨੬। 


(ਯੋਗ ਵਿਚ ਸ਼ਾਮਲ ਹੋਣ ਲਈ ਆਏ) ਰਾਜੇ _ਭਜਦੇ ਹੋਏ ਚਲੇ ਗਏ ਅਤੇ _ਦਕਸ਼ 
ਦੇ ਯੱਗ ਨੂੰ ਭੁਲਾ ਕੇ (ਉਨ੍ਹਾਂ ਨੇ) ਆਪਣੇ ਦੇਸ਼ਾਂ ਨੂੰ ਯਾਦ ਕੀਤਾ। ਜਦੋਂ ਸ਼ਿਵ ਨੇ ਭਿਆਨਕ 
ਰੂਪ ਹੋਕੇ ਧਾਵਾ ਕੀਤਾ, ਤਦੋਂ ਭਜੇ _ ਜਾਂਦੇ ਰਾਜੇ ਵੀ ਉਸ ਦੀ ਮਾਰ ਤੋਂ ਬਚ ਨ _ਸਕੇ।੨੭। 

ਫਿਰ ਸਾਰੇ ਰਾਜੇ ਕ੍ਰੋਧ ਨਾਲ ਭਰ _ਗਏ ਅਤੇ ਅਨੰਤ ਕਿਸਮਾਂ ਦੇ ਮਾਰੂ ਵਾਜੇ ਵਜਣ 
ਲਗੇ। _ਫਿਰ _ਘਮਸਾਨ ਦਾ ਯੁੱਧ ਮਚਣ _ਲਗਿਆ। ਜਮ ਦਾ ਘਰ ਇਕ ਛਿਣ ਵਿਚ ਹੀ 
ਭਰ ਦਿੱਤਾ ਗਿਆ।੨੮। 

(ਘਰਾਂ ਨੂੰ ਭਜੇ ਜਾਂਦੇ) ਰਾਜੇ ਜੰਗ ਕਰਨ ਲਈ ਫਿਰ ਮੁੜ ਪਏ। ਹੱਥਾਂ ਵਿਚ ਧਨੁਸ਼, 
ਬਾਣ ਅਤੇ ਸ਼ਸਤੁ ਲੈ ਕੇ ਭਜ ਭਜ ਕੇ ਵੈਰੀ ਉਪਰ (ਇਸ ਤਰ੍ਹਾਂ) ਵਾਰ ਕਰਦੇ ਸਨ ਮਾਨੋ 
ਘੜਿਆਲ _ ਉਤੇ ਚੋਟਾਂ ਪੈਂਦੀਆਂ _ਹੋਣ।੨੯। 


੨੩੭ ਸੀ _ਦਸਮ-ਗ੍ਰੰਥ ਸਾਹਿਬ 


ਖੰਡ ਖੰਡ _ਰਣਿ ਗਿਰੇ ਅਖੰਡਾ। _ਕਾਪਿਯੋ ਖੰਡ ਨਵੇ ਬੁਹਮੰਡਾ। 
ਛਾਡਿ ਛਾਡਿ ਅਸਿ ਗਿਰੇ ਨਰੇਸਾ। _ਮਚਿਯੋ_ਜੁਧੁ _ਸੁਯੰਬਰ ਜੈਸਾ। ੩0। 


ਨਰਾਜ ਛੰਦ 
ਅਰੁਝੇ _ਕਿਕਾਣੀ। ਧਰੇ _ਸਸਤ੍ਰ _ਪਾਣੀ। 
ਪਰੀ ਮਾਰ _ਬਾਣੀ। _ਕੜਕੇ _ਕਮਾਣੀ। ੩੧। 


ਝੜਕੇ _ਕ੍ਰਿਪਾਣੀ। ਧਰੇ ਧੂਲ _ਧਾਣੀ। 
ਚੜੇ _ਬਾਨ _ਸਾਣੀ। _ਰਟੈ ਏਕ _ਪਾਣੀ। ੩੨। 


ਚਵੀ ਚਾਂਵਡਾਣੀ। ਜੁਟੇ ਹਾਣ _ਹਾਣੀ। 
ਹਸੀ ਦੇਵ ਰਾਣੀ। ਝਮਕੇ ਕ੍ਰਿਪਾਣੀ। ੩੩। 
ਡਰੇ ਨਰਾਜ ਛੰਦ 
ਸੁ ਮਾਰੁ ਮਾਰ ਸੂਰਮਾ ਪੁਕਾਰ ਮਾਰ ਕੇ ਚਲੇ। 
ਅਨੰਤ _ਰੁਦੂ ਕੇ _ਗਣੋ _ਬਿਅੰਤ _ਬੀਰਹਾ ਦਲੇ। 
ਘਮੰਡ _ਘੋਰ _ਸਾਵਣੀ ਅਘੋਰ ਜਿਉ ਘਟਾ ਉਠੀ। 
ਅਨੰਤ ਬੂੰਦ ਬਾਣ ਧਾਰ ਸੁਧ ਕੂਧ ਕੈ ਬੁਠੀ। ੩੪। 
ਨਰਾਜ ਛੱਦ 
ਬਿਹੰਤ ਸੂਰ _ਧਾਵਹੀ। ਸੁ _ਮਾਰੁ ਮਾਰੁ ਘਾਵਹੀ। 
ਅਘਾਇ ਘਾਇ ਉਠ ਹੀ। ਅਨੇਕ _ਬਾਣ _ਬੁਠਹੀ। _੩੫। 
ਅਨੰਤ ਅਸਤ ਸਜ ਕੈ। ਚਲੈ ਸੁ ਬੀਰ ਗਜ _ਕੈ। 
ਨਿਰਭੈ _ਹਥਿਯਾਰ ਝਾਰ _ਹੀ। ਸੁ ਮਾਰੂ _ਮਾਰ _ਉਚਾਰਹੀ। ੩੬। 
ਘਮੰਡ ਘੋਰ ਜਿਉਂ ਘਟਾ। ਚਲੇ _ਬਨਾਹਿ ਤਿਉ ਥਟਾ। 
ਸਸਤ੍ਰ ਸੂਰ ਸੋਭਹੀ। ਸੁਤਾ ਸੁਰਾਨ ਲੋਭਹੀ। ੩੭। 


੦੩ 


ਬੀਰ ਬੀਨ ਕੈ ਬਰੈ। ਸੁਰੇਸ ਲੋਗਿ ਬਿਚਰੈ। 
ਤ੍ਰਾਸ ਭੂਪ ਜੇ ਭਜੇ। ਸੁ ਦੇਵ ਪੁਤ੍ਕਾ ਤਜੇ। ੩੮। 


(2੧ (੨੧ 


ਰੈ ਨਰ ਛੰਦ 
ਸੁ ਸਸਤ੍ ਅਸਤ੍ਰ ਸਜ ਕੈ ਪਰੇ ਹੁਕਾਰ ਕੈ ਹਠੀ। 
ਬਿਲੋਕਿ ਰੁਦੂ ਰੁਦੂ ਕੋ ਬਨਾਇ ਸੈਣ ਏਕਠੀ। 
ਅਨੰਤ ਘੋਰ _ਸਾਵਣੀ ਦੁਰੰਤ ਜਿਯੋ ਉਠੀ _ਘਟਾ। 
ਸੁ ਸੋਭ ਸੂਰਮਾ ਨਚੈ ਸੁ ਛੀਨਿ ਛਤ੍ਹ ਕੀ ਛਟਾ। ੩੯। 


ਚੌਬੀਸ ਅਵਤਾਰ ੨੩੭ 


ਨ ਖੰਡਿਤ ਹੋਣ ਵਾਲੇ ਸੂਰਮੇ _ਟੋਟੇ-ਟੋਟੇ ਹੋ ਕੇ _ਰਣ-ਭੂਮੀ ਵਿਚ _ਡਿਗ _ਪਏ, ਨੌ 
ਖੰਡਾਂ _ਵਾਲਾ ਬ੍ਰਹਿਮੰਡ _ਕੰਬਣ ਲਗਿਆ ਅਤੇ ਤਲਵਾਰਾਂ ਛਡ _ਛਡ _ਕੇ ਰਾਜੇ ਡਿਗ _ਪਏ। 
ਸੁਅੰਬਰ _ ਵਰਗਾ _ ਜੰਗ _ਦਾ ਦ੍ਰਿਸ਼ ਪੇਸ਼ _ਹੋ __ਗਿਆ।੩0। 
ਨਰਾਜ ਛੱਦ 

ਘੋੜ ਚੜ੍ਹੇ ਸੂਰਮੇ (ਆਪਸ _ਵਿਚ) ਉਲਝੇ _ਹੋਏ _ਸਨ। ਉਨ੍ਹਾਂ ਦੇ ਹੱਥਾਂ ਵਿਚ ਸ਼ਸਤਰ 
ਫੜੇ ਹੋਏ ਸਨ। ਇਕ ਦੂਜੇ ਨੂੰ ਤੀਰਾਂ ਦੀ ਮਾਰ ਧੈਂ ਰਹੀ ਸੀ ਅਤੇ _ਕਮਾਨਾਂ _ਕੜਕ _ਰਹੀਆਂ 
ਸਨ।੩੧। 

ਯੋਧੇ ਇਕ _ਦੂਜੇ ਉਤੇ __ ਕ੍ਰਿਪਾਨਾਂ ਝਾੜਦੇ ਸਨ, _ਧਰਤੀ ਉਤੇ ਧੂੜ _ਛਾ ਗਈ _ਸੀ। 
ਸਾਣਾਂ ਉਤੇ ਚੜ੍ਹਾ _(ਕੇ ਤੇਜ਼ _ਕੀਤੇ) _ਬਾਣ (ਚਲਦੇ _ਸਨ)। (ਕਈ ਇਕ ਘਾਇਲ) _ਪਾਣੀ 
ਮੰਗ _ਰਹੇ _ ਸਨ।੩੨। 

ਚੁੜੇਲਾਂ ਬੋਲਦੀਆਂ ਸਨ, _ਹਾਣੀ _ਨਾਲ _ਹਾਣ ਜੁਟਿਆ ਹੋਇਆ _ਸੀ। ਦੇਵ ਰਾਣੀਆਂ 
(ਅਪੱਛਰਾਵਾਂ) _ਹਸਦੀਆਂ _ ਸਨ __ ਅਤੇ _ ਕ੍ਰਿਪਾਨਾਂ _ਝਮਕਦੀਆਂ _ ਸਨ।੩੩। 
ਰੋਹ ਨਰਾਜ ਛੰਦ 

ਮਾਰੋ _ਮਾਰੋਂ ਕਹਿੰਦੇ ਹੋਏ ਸੂਰਮੇ ਵੈਰੀ ਨੂੰ ਮਾਰਨ ਲਈ _ਚਲਦੇ _ਸਨ। _ਰੁਦਰ ਦੇ 


ਅਨੰਤ _ਗਣਾਂ `ਨੇ ਬੇਅੰਤ ਸੂਰਮਿਆਂ `ਨੂੰ `ਦਲ ਦਿੱਤਾ ਸੀ। ਸ਼ਿਵ ਦੇ ਗੁਣਾਂ ਦਾ ਵੱਡਾ ਭਾਰਾ 
ਦਲ (ਇੰਜ ਸੀ) ਜਿਵੇਂ ਸਾਵਣ ਦੀ ਘਨਘੋਰ ਘਟਾ ਚੜ੍ਹਦੀ ਹੈ। ਪੂਰੇ ਕ੍ਰੋਧ ਨਾਲ ਚਲੇ _ਬਾਣ 
ਅਨੰਤ ਬੂੰਦਾਂ ਦੀ ਝੜੀ ਵਾਂਗ ਵਰ੍ਹ _ਰਹੇ _ਸਨ।੩੪। 
ਨਰਾਜ _ਛੱਟਾ 

ਬੇਅੰਤ ਸੂਰਮੇ _ਭਜ _ਰਹੇ ਸਨ ਅਤੇ ਮਾਰੋ ਮਾਰੋ ਬੋਲ ਰਹੇ _ਸਨ। ਜ਼ਖ਼ਮ ਖਾ ਕੇ 
ਅਤ੍ਰਿਪਤ ਯੋਧੇ (ਫਿਰ) ਉਠ _ਖਲੋਂਦੇ ਸਨ ਅਤੇ ਅਨੇਕਾਂ _ਬਾਣਾਂ ਦੀ _ਵਰਖਾ _ਕਰਦੇ _ਸਨ।੩੫। 


ਅੜਤ੍ਰਾਂ ਨਾਲ ਸਜ ਕੇ ਅਤੇ ਗਜ _ਵਜ ਕੇ ਅਨੰਤ ਸੂਰਮੇ ਜੰਗ ਨੂੰ ਚਲ _ਰਹੋਂ _ਸਨ। 
ਭੈ ਤੋਂ ਰਹਿਤ ਹੋ ਕੇ ਸ਼ਸਤ੍ਰ ਚਲਾਉਂਦੇ _ਸਨ ਅਤੇ ਮੂੰਹੋਂ ਮਾਰੋ ਮਾਰੋ ਬੋਲਦੇ _ਸਨ।੩੬। 

ਸਾਵਣ ਦੀ _ਘਨਘੋਰ _ਘਟਾ ਵਾਂਗ _(ਯੋਧੇ) _ਠਾਠ _ਬਣਾ ਕੇ ਚਲੇ _ਸਨ। ਸੂਰਮੇ _ਸ਼ਸਤ੍ਰਾਂ 
ਨਾਲ _ਸੋਭ _ਰਹੇ _ਸਨ। ਉਨ੍ਹਾਂ _ ਨੂੰ ਵੇਖ _ਕੇ _ਦੇਵ-ਕੰਨਿਆਵਾਂ _ਲੋਭਾਇਮਾਨ _ਹੋ ਰਹੀਆਂ 
ਸਨ।੩੭। 

ਉਹ ਸੂਰਮਿਆਂ ਨੂੰ ਚੁਣ ਚੁਣ ਕੇ ਵਰ ਰਹੀਆਂ ਸਨ ਅਤੇ ਇੰਦਰ ਲੋਕ _ਵਿਚ 
ਨਾਲ _ਵਿਚਰਦੀਆਂ _ਸਨ। _ਡਰ _ਨਾਲ ਜਿਹੜੇ _ਰਾਜੇ ਜੰਗ ਤੋਂ _ਭਜ _ਗਏ ਸਨ, ਉਨ੍ਹਾਂ 
ਦੇਵ _ਕੰਨਿਆਵਾਂ _ਨੇ ਤਿਆਗ _ ਦਿੱਤਾ _ਸੀ।੩੮। 
ਰੋਹ ਨਰਾਜ ਛੰਦ 

ਹਠੀਲੇ ਸੂਰਮੇ ਅਸਤ ਸ਼ਸਤ੍ਰ _ਸਜਾ ਕੇ ਅਤੇ _ਲਲਕਾਰਦੇ ਹੋਏ ਪੈਂਦੇ ਸਨ, ਸ਼ਿਵ ਦੇ 
ਭਿਆਨਕ ਰੂਪ ਨੂੰ ਵੇਖ ਕੇ ਰਾਜਿਆਂ ਨੇ ਸੈਨਾ ਇਕੱਠੀ ਕਰ ਲਈ ਸੀ। ਸਾਵਣ ਦੀ ਘਨਘੋਰ 
ਘਟਾ ਵਾਂਗ ਅਨੰਤ ਸੈਨਾ ਦੀ ਪ੍ਰਚੰਡ ਘਟਾ ਚੜ੍ਹ _ਆਈ ਸੀ। ਸੂਰਮੇ ਨਚਦੇ ਹੋਏ ਇੰਜ ਸ਼ੋਭ 
ਰਹੇ ਸਨ, ਮਾਨੋ (ਉਨ੍ਹਾਂ ਨੇ) ਛੱਤਰ ਦੀ ਸ਼ੋਭਾ ਖੋਹ ਲਈ ਹੋਵੇ।੩੯। 


ਖੁਸ਼ੀ 
ਨੂੰ 


ਦ੩੮ 


ਸੀ _ਦਸਮ-ਗ੍ਰੰਥ _ਸਾਹਿਬ 


ਕੰਪਾਇ ਖਗ ਪਾਣ ਮੋ ਤ੍ਰਪਾਇ _ਤਾਜੀਯਨ' _ਤਹਾ। 
ਜੁਆਨ ਆਨ ਕੇ ਪਰੇ ਸੁ ਰੁਦੁ ਠਾਢਿਬੋ ਜਹਾ। 
ਬਿਅੰਤ ਬਾਣ ਸੈਹਥੀ ਪ੍ਰਹਾਰ ਆਨ ਕੇ ਕਰੈ। 
ਧਕੇਲਿ ਰੇਲਿ ਲੈ ਚਲੈ ਪਛੇਲ ਪਾਵ ਨ ਟਰੈ। ੪0। 
ਸੜਕ ਸੂਲ _ਸੈਹਥੀ ਤੜਕ ਤੇਗ _ਤੀਰਯੀ। 

ਬਬਕ _ਬਾਘ _ਜਿਯੋ__ਬਲੀ _ਭਭਕ _ਘਾਇ _ਬੀਰਯੈ। 
ਅਘਾਇ ਘਾਇ ਕੇ ਗਿਰੇ ਪਛੇਲ ਪਾਵ ਨ ਟਰੇ। 
ਸੁ ਬੀਨ ਬੀਨ ਅਛਰੈ ਪੁਬੀਨ ਦੀਨ ਹੁਐ ਬਰੇ। ੪੧। 


ਚੱਪਣ/ 
ਇਹ ਬਿਧਿ ਜੂਝਿ _ਗਿਰਿਯੋ ਸਭ _ਸਾਥਾ। ਰਹਿ ਗਯੋ _ਦਛ _ਅਕੇਲ ਅਨਾਥਾ। 
ਬਚੇ ਬੀਰ ਤੇ ਬਹੁਰਿ ਬੁਲਾਇਸੁ। ਪਹਰਿ ਕਵਚ ਦੁੰਦਭੀ ਬਜਾਇਸੁ। ੪੨। 


ਆਪਨ ਚਲਾ ਜੁਧ ਕਹੁ _ਰਾਜਾ। ਜੋਰ _ਕਰੋਰ _ਅਯੋਧਨ _ਸਾਜਾ। 
ਛੂਟਤ ਬਾਣ _ਕਮਾਣ ਅਪਾਰਾ। ਜਨੁ _ਦਿਨ ਤੇ ਹੁਐ ਗਯੋ _ਅੰਧਾਰਾ। ੪੩॥। 


ਭੂਤ _ਪਰੇਤ _ਮਸਾਣ _ਹਕਾਰੇ। ਦੁਹੂੰ ਓਰ _ਡਉਰੂ _ਡਮਕਾਰੇ। 
ਮਹਾ ਘੋਰ _ਮਚਿਯੋ _ਸੰਗ੍ਰਾਮਾ। ਜੈਸਕ ਲੌਕਿ ਰਾਵਣ ਅਰੁ _ਰਾਮਾ। ੪੪। 


ਭਾਸ਼ੰਨਾ ਪੁਯਤ ਛੱਟਾ 
ਭਯੋ ਰੂਦੂ ਕੋਪੰ ਧਰਿਯੋ ਸੂਲ ਪਾਣੈ। ਕਰੇ ਸੂਰਮਾ ਸਰਬ _ਖਾਲੀ ਪਲਾਣੈ। 
ਉਤੇ ਏਕ ਦਛੋ ਇਤੈ ਰੁਦੂ ਏਕੰ। ਕਰਿਯੋ ਕੋਪ ਕੈ ਜੁਧ ਭਾਤੈ ਅਨੇਕੈ। ੪੫। 
ਗਿਰਿਯੋ ਜਾਨੁ _ਕੂਟਸਥਲੀ ਬ੍ਰਿਛ ਮੂਲੰ। _ਗਿਰਿਯੋ _ਦਛ ਤੈਸੇ ਕਟਿਯੋ ਸੀਸ ਸੂਲੈ। 
ਪਰਿਯੋ ਰਾਜ _ਰਾਜੈ ਭਯੋ ਦੇਹ ਘਾਤੇ। ਹਨਿਯੋ ਜਾਨ _ਬਜੁਰੰ ਭਯੋ _ਪਬ ਪਾਤ। ੪੬। 


ਗਯੋ ਗਰਬ _ਸਰਬੈ _ਭਜੋ _ਸੂਰਬੀਰੈ। ਚਲਿਯੋ _ਭਾਜ ਅੰਤਹ ਪੁਰ ਹੁਐ ਅਧੀਰੈ। 
ਗਰੇ ਡਾਰ ਅੰਚਰ ਪਰੈ ਰੁਦੂ ਪਾਯੋ। ਅਹੋਂ ਰੁਦੂ ਕੀਜੈ ਕ੍ਰਿਪਾ ਕੈ ਸਹਾਯ। ੪੭। 


ਹਮ ਤੁਮਰੋ ਹਰਿ ਓਜ ਨ ਜਾਨਾ। ਤੁਮ ਹੋ ਮਹਾ ਤਪੀ ਬਲਵਾਨਾ। 
ਸੁਨਤ ਬਚਨ ਭਏ ਰੁਦੂ ਕ੍ਰਿਪਾਲਾ। ਅਜਾ ਸੀਸ ਨ੍ਰਿਪ ਜੋਰਿ ਉਤਾਲਾ। ੪੮। 


ਚੌਬੀਸ ਅਵਤਾਰ ੨੩੮ 


ਭੂਤ, ਪ੍ਰੇਤ _ਅਤੇ _ਮਸਾਣ ਬੋਲ ਰਹੇ _ਸਨ। ਦੋਹਾਂ ਪਾਸੇ ਡੌਰੂ _ਡੰਮ ਡੰਮ 
ਵੱਡਾ ਭਿਆਨਕ ਯੁੱਧ ਮਚਿਆ ਹੋਇਆ ਸੀ ਜਿਹਾ ਕਿ ਲੰਕਾ ਵਿਚ ਰਾਵਣ 
ਚੰਦਰ ਵਿਚ ਹੋਇਆ _ਸੀ।੪੪। 
ਭੁੱਸ਼ਨਾ ਪੁਯਤ ਛੰਦ 

ਸ਼ਿਵ ਕ੍ਰੋਧਵਾਨ ਹੋਇਆ ਅਤੇ _ਹੱਥ _ਵਿਚ ਤ੍ਰਿਸ਼ੂਲ ਫੜ _ਲਿਆ। ਸਾਰਿਆਂ _ਸੂਰਮਿਆਂ 
ਨੂੰ ਮਾਰ _ਕੇ ਘੋੜਿਆਂ ਦੇ ਪਲਾਣ ਸਖਣੇ ਕਰ ਦਿੱਤੇ। ਉਧਰ ਇਕ _ਦਰਸ਼ ਸੀ ਅਤੇ _ਇਧਰ 
ਇਕ _ਰੁਦਰ; (ਦੋਹਾਂ ਨੇ) ਕ੍ਰੋਧ _ਕਰ ਕੇ ਅਨੇਕ _ਤਰ੍ਹਾਂ ਨਾਲ _ ਯੁੱਧ _ਕੀਤਾ।੪੫। 

ਜਿਸ ਤਰ੍ਹਾਂ ਪਹਾੜ _ਦੀ ਚੋਟੀ ਤੋਂ ਮੁਢੋਂ _ਪੁਟਿਆ ਬ੍ਰਿਛ _ਡਿਗਦਾ ਹੈ, _ਉਸੇ ਤਰ੍ਹਾਂ 
ਦਕਸ਼ _ਦਾ ਸਿਰ ਤ੍ਰਿਸ਼ੂਲ ਨਾਲ _ਕੱਟੇ ਜਾਣ _ਤੇ _ਡਿਗ _ਪਿਆ। ਜਦੋਂ ਰਾਜਿਆਂ ਦਾ ਰਾਜਾ 
ਦਕਸ਼ ਮਾਰਿਆ ਗਿਆ ਤਾਂ ਉਸ ਦੀ ਪਈ ਹੋਈ ਦੇਹ (ਇਉਂ ਪ੍ਰਤੀਤ ਹੁੰਦੀ ਸੀ) ਮਾਨੋ 
(ਇੰਦਰ ਦੇ) ਬੱਜਰ _ਦਾ ਮਾਰਿਆ _ਹੋਇਆ _ ਪਹਾੜ _ ਡਿਗ _ਪਿਆ _ਹੋਵੇ।੪੬। 

ਸਾਰਿਆਂ ਦਾ ਹੰਕਾਰ ਖ਼ਤਮ ਹੋ ਗਿਆ, _ਸੂਰਵੀਰ ਭਜ _ਗਏ _ਅਤੇ _ਧੀਰਜ ਤੋਂ _ਹੀਣੇ 
ਹੋ ਕੇ ਜ਼ਨਾਨ-ਖ਼ਾਨੇ _ਅੰਦਰ ਜਾ _ਵੜੇ। _ਗੌਲ ਵਿਚ ਪਲੂ ਪਾ ਕੇ ਸ਼ਿਵ ਦੇ ਚਰਨਾਂ ਉਤੇ 
ਡਿਗ _ਪਏ ਅਤੇ ਕਹਿਣ _ਲਗੇ-- _ਹੇ _ਰੁਦਰ! ਕ੍ਰਿਪਾ _ਕਰਕੇ _ਸਹਾਇਤਾ _ਕਰੋ।੪8੭। 

ਹੇ ਸ਼ਿਵ! _ ਅਸੀਂ ਤੁਹਾਡੇ ਬਲ ਨੂੰ ਨਹੀਂ ਜਾਣਿਆ, ਤੁਸੀਂ ਵੱਡੇ ਤਪਸਵੀ ਤੇ ਬਲਵਾਨ 
ਹੋ। (ਇਹ) ਬਚਨ ਸੁਣਦਿਆਂ ਹੀ ਸ਼ਿਵ ਕ੍ਰਿਪਾਲੂ ਹੋ _ਗਿਆ ਅਤੇ ਛੇਤੀ ਨਾਲ _ਬਕਰੇ ਦਾ 
ਸਿਰ ਰਾਜੇ _(ਦੇ ਧੜ) _ ਨਾਲ ਜੋੜ _ਦਿੱਤਾ।੪੮। 


੨੩੯ ਸੀ _ਦਸਮ-ਗ੍ਰੰਥ _ਸਾਹਿਬ 


ਚੱਪਲਾਂ 
ਰੁਦੂ ਕਾਲ ਕੋ ਧਰਾ ਧਿਆਨਾ। ਬਹੁਰਿ ਜੀਯਾਇ _ਨਰੇਸ _ਉਠਾਨਾ। 
ਰਾਜ ਸੁਤਾ ਪਤਿ ਸਕਲ _ਜੀਯਾਏ। _ਕਉਤਕ _ਨਿਰਖਿ ਸੰਤ ਤ੍ਰਿਪਤਾਏ। ੪੯। 


ਨਾਰਿ ਹੀਨ ਸਿਵ ਕਾਮ ਖਿਝਾਯੋ। ਤਾ ਤੇ ਸੁੰਭ ਘਨੋ ਦੁਖੁ _ਪਾਯੋ। 
ਅਧਿਕ ਕੋਪ ਕੈ ਕਾਮ ਜਰਾਯਸ। _ਬਿਤਨ ਨਾਮ _ਤਿਹ _ਤਦਿਨ _ਕਹਾਯਸ। ੫0। 


ਇਤ ਨੰ ਲਾਚਤੂ ਨਾਟਕ ਗੁੰਥੇਂ ਰਦੁ ਪੁੰਨ ਟਛ' ਲਗੀ ਰਦੁ` ੭ਆਹਾਤ? ਕਾਓਰ _ਲਧਹਾ /ਨਆਰਵਂ _#ਵਤਾਰ 
ਡਊਰਣਮ ਸਤ _ਨੁਭ# _ਸਤੁ/ _95/ 
ਅਥ ਜਲੰਧਰ ਅਵਤਾਰ ਕਥਨੰ 
ਡੀ ਭਗਉਤੀ ਲੀ ਸ਼ਹ/ਏ 
ਚੱਪਣ 
ਵਹੁ ਜੋ ਜਰੀ ਰੁਦੂ ਕੀ ਦਾਰਾ। ਤਿਨਿ ਹਿਮ ਗਿਰਿ ਗ੍ਰਿਹਿ ਲਿਯ ਅਵਤਾਰਾ। 
ਛੁਟੀ ਬਾਲਤਾ ਜਬ ਸੁਧਿ ਆਈ। _ਬਹੁਰੋ ਮਿਲੀ ਨਾਥ ਕਹੁ _ਜਾਈ। _੧। 


ਜਿਹ ਬਿਧਿ ਮਿਲੀ ਰਾਮ ਸੋ ਸੀਤਾ। ਜੈਸਕ ਚਤੁਰ ਬੇਦ ਤਨ ਗੀਤਾ। 
ਜੈਸੇ ਮਿਲਤ ਸਿੰਧ ਤਨ ਗੰਗਾ। ਤਿਯੋ ਮਿਲਿ ਗਈ ਰੁਦੂ ਕੈ ਸੰਗਾ। ੨। 


ਜਬ ਤਿਹ _ਬ੍ਯਾਹਿ ਰੁਦੂ ਘਰਿ _ਆਨਾ। _ਨਿਰਖਿ ਜਲੰਧਰ ਤਾਹਿ _ਲੁਭਾਨਾ। 
ਦੂਤ ਏਕ ਤਹ _ਦੀਯ ਪਠਾਈ। _ਲਿਆਉ ਰੁਦੂ ਤੇ ਨਾਰਿ ਛਿਨਾਈ। ੩। 


ਦੌਹਰਾ/ ਜਲੰਧਰ _ਲਾਝ਼ 
ਕੈ ਸਿਵ ਨਾਰਿ ਸੀਗਾਰ ਕੈ ਮਮ ਗ੍ਰਿਹ ਦੇਹ ਪਠਾਇ। 
ਨ ਤਰ ਸੂਲ ਸੰਭਾਰ ਕੇ ਸੈਗਿ ਲਰਹੁ ਮੁਰਿ ਆਇ। ੪। 
ਚੱਪਣਾ 
ਕਥਾ ਭਈ ਇਹ ਦਿਸ ਇਹ ਭਾਤਾ। ਅਬ ਕਹੋ _ਬਿਸਨ ਤ੍ਰੀਯਾ ਕੀ ਬਾਤਾ। 
ਦਿਨ ਏਕ _ਪਕਾਏ। ਦੈਤ ਸਭਾ ਤੇ _ਬਿਸਨੁ _ਬੁਲਾਏ। _੫। 


ਆਇ ਗਯੋ ਤਹ ਨਾਰਦ ਰਿਖਿ ਬਬਰ। _ਬਿਸਨ ਨਾਰਿ ਕੇ ਧਾਮਿ ਛੁਧਾਤੁਰ। 
ਬੈਗਨ ਨਿਰਖਿ ਅਧਿਕ ਲਲਚਾਯੋ। _ਮਾਗ _ਰਹਿਯੋ ਪਰ ਹਾਥਿ ਨ _ਆਯੋ। ੬। 


ਚੌਬੀਸ ਅਵਤਾਰ ੨੩੮੯ 


ਜਪਣ 

ਸ਼ਿਵ ਨੇ 'ਕਾਲ ਪੁਰਖ” ਦਾ ਧਿਆਨ ਧਰਿਆ ਅਤੇ ਰਾਜੇ _ਦਕਸ਼ ਨੂੰ ਫਿਰ ਜੀਵਿਤ 
ਕਰ ਕੇ ਉਠਾ ਦਿੱਤਾ। ਫਿਰ ਦਕਸ਼ ਰਾਜੇ _ਦੀਆਂ ਪੁੰਤਰੀਆਂ ਦੇ ਸਾਰੇ ਪਤੀ ਜੀਵਿਤ ਕਰ 
ਦਿੱਤੇ। (ਇਸ ਕੌਤਕ ਨੂੰ) _ਵੇਖ _ਕੇ ਸਾਰੇ _ਸੰਤ ਪ੍ਰਸੰਨ _ਹੋ__ਗਏ।੪੯। 

(ਸਤੀ ਦੇ ਗੁਜ਼ਰਨ ਤੋ ਬਾਦ) ਇਸਤਰੀ ਤੋਂ ਹੀਨ ਹੋਏ ਸ਼ਿਵ ਨੂੰ ਕਾਮ ਨੇ ਬਹੁਤ 


ਖਿਝਾਇਆ, ਜਿਸ _ਕਰ ਕੇ ਸ਼ਿਵ ਨੇ ਬਹੁਤ ਦੁਖ ਪਾਇਆ। (ਪਰ ਅੰਤ ਨੂੰ) ਬਹੁਤ ਕ੍ਰੋਧ 
ਕਰ ਕੇ ਸ਼ਿਵ ਨੇ ਕਾਮ ਨੂੰ ਸਾੜ ਦਿੱਤਾ। ਉਸ ਦਿਨ ਤੋਂ ਕਾਮ ਦਾ ਨਾਂ 'ਬਿਤਨ” (ਤਨ 
ਤੋਂ ਬਿਨਾਂ) ਜਾਂ _'ਅਨੰਗ” _ ਕਿਹਾ _ਜਾਣ _ ਲਗਾ।੫0। 
/ਏਥੋ ਹੂੰ ਲਾਝਤ੍ਹ ਨਾਟਕ ਗੁੰ ਦੇ ਉਝ੍ਹ ਪਲੰਨਾ ਦਕਸ਼-ਲਧ` ਰੁਦਹ ਅਹਾਤਨਆ ਅਤੇ ਗੱਗੀੰ ਲੱਧਾ” ਯਾਲੂਵਾਂ %ਨਆ/ 
ਅਆਘਤ, ਸਭ ਲਭ _ਹੰ/55/ 
ਹੁਣ ਜਲੰਧਰ ਅਵਤਾਰ ਦਾ ਕਥਨ 
ਨੰ ਭਗਉਓਤਾ ਨੰ ਸਹਨ/ਏ 
ਚੱਪਲ? 
ਉਹ _ਜਿਹੜੀ ਸ਼ਿਵ ਦੀ ਇਸਤਰੀ _(ਹਵਨ-ਕੁੰਡ) ਵਿਚ ਸੜ ਗਈ ਸੀ, ਉਸ ਨੇ 
ਹਿਮਾਚਲ _ਦੇ _ ਘਰ _ ਜਨਮ _ਲਿਆ। _ਜਦੋਂ (ਉਸ ਦਾ) _ਬਾਲਪਣ _ ਖਤਮ _ਹੋਇਆ _ ਅਤੇ 
ਜੁਆਨੀ ਆਈ ਤਾਂ ਉਹ ਫਿਰ ਆਪਣੇ _ਸਆਮੀ ਨੂੰ ਜਾ ਕੇ ਮਿਲ _ਪਈ।੧। . 
ਜਿਵੇਂ ਰਾਮ _ਨਾਲ ਸੀਤਾ ਮਿਲ _ਗਈ ਸੀ, ਜਿਵੇਂ ਚੌਹਾਂ ਵੇਦਾਂ ਨਾਲ ਗੀਤਾ (ਦੀ 
ਵਿਚਾਰਧਾਰਾ) _ਮਿਲਦੀ ਹੈ, ਜਿਵੇਂ ਸਮੁੰਦਰ ਨਾਲ _ਗੰਗਾ ਮਿਲਦੀ ਹੈ, _ਉਸੇ ਤਰ੍ਹਾਂ (ਪਾਰਬਤੀ) 
ਰੁਦਰ ਨਾਲ ਮਿਲ _ਗਈ।੨। 


ਕੇ ਮੋਹਿਤ ਹੋ ਗਿਆ। ਉਸ 
"ਲਿਅਓ।ਤ। 


ਦੌਂਹਰਾ/ ਜਲੰਧਰ ਨੰ /ਕੋਹਾ -- 


ਇਧਰ ਤਾਂ ਇਸ ਤਰ੍ਹਾਂ ਦੀ ਕਥਾ ਹੋਈ, ਹੁਣ ਵਿਸ਼ਣੂ ਦੀ ਇਸਤਰੀ (ਲੱਛਮੀ) ਦੀ 
ਗੱਲ ਕਹਿੰਦੇ ਹਾਂ। ਲੱਛਮੀ ਨੇ ਇਕ ਦਿਨ ਬੈਂਗਣ _ਪਕਾਏ ਸਨ, _(ਉਸ ਵੇਲੇ) ਦੈਂਤਾਂ ਦੀ 
ਸਭਾ ਤੋਂ _ਵਿਸ਼ਣੂ _ ਨੂੰ _ਬੁਲਾਵਾ ਆ _ਗਿਆ।੫। 

ਸ੍ਰੇਸ਼ਠ ਰਿਸ਼ੀ ਨਾਰਦ ਭੂਖ ਨਾਲ ਸਤਿਆ ਹੋਇਆ ਉਥੇ ਲੱਛਮੀ ਦੇ ਘਰ ਆ 
ਗਿਆ। ਬੈਂਗਣ ਵੇਖ ਕੇ ਬਹੁਤ ਲਲਚਾਇਆ। (ਉਹ) ਮੰਗਦਾ ਰਿਹਾ ਪਰ (ਬੈਗਣ) 


ਸੀ _ਦਸਮ-ਗ੍ਰੰਥ _ਸਾਹਿਬ 


ਨਾਥ ਹੇਤੁ ਮੈ ਭੋਜ ਪਕਾਯੋ। ਮਨੁਛ _ਪਠੈ ਕਰ _ਬਿਸਨੁ ਬੁਲਾਯੋ। 
ਨਾਰਦ ਖਾਇ ਜੂਠ ਹੋਇ ਜੈ ਹੈ। ਪੀਅ ਕੋਪਿਤ ਹਮਰੇ ਪਰ ਹੁਐ ਹੈ। ੭। 


ਨਾਰਦ ਬਾਝ 
ਮਾਂਗ ਥਕਿਯੋ ਮੁਨਿ ਭੋਜ ਨ ਦੀਆ। ਅਧਿਕ ਰੋਸੁ ਮੁਨਿ ਬਰਿ ਤਬ ਕੀਆ। 
ਬ੍ਰਿੰਦਾ ਨਾਮ ਰਾਛਸੀ ਬਪੁ _ਧਰਿ। ਤ੍ਰੀਆ ਹੁਐ ਬਸੋ ਜਲੰਧਰ ਕੇ ਘਰਿ। ੮। 


ਦੇ ਕਰ ਸਰਾਪ ਜਾਤ ਭਯੋ _ਰਿਖਿ ਬਰ। ਆਵਤ ਭਯੋ ਬਿਸਨ ਤਾ ਕੇ ਘਰਿ। 
ਸੁਨਤ ਸ੍ਰਾਪ ਅਤਿ ਹੀ ਦੁਖ ਪਾਯੋ। _ਬਿਹਸ ਬਚਨ ਤ੍ਰੀਯ ਸੈਗਿ ਸੁਨਾਯੋ। ੯। 


ਦੰਹਰਾ 
ਤੀਯ ਕੀ ਛਾਯਾ ਲੈ ਤਬੈ ਬ੍ਰਿਦਾ ਰਚੀ _ਬਨਾਇ। 
ਧੂਮੂਕੇਸ ਦਾਨਵ _ਸਦਨਿ ਜਨਮ _ਧਰਤ ਭਈ ਜਾਇ। _੧0। 


ਦੱਖਣ? 
ਜੈਸਕ ਰਹਤ ਕਮਲ ਜਲ _ਭੀਤਰ। ਪੁਨਿ ਨ੍ਰਿਪ ਬਸੀ ਜਲੰਧਰ ਕੇ ਘਰਿ। 
ਤਿਹ _ਨਿਮਿਤ ਜਲੰਧਰ _ਅਵਤਾਰਾ। _ਧਰ ਹੈ ਰੂਪ ਅਨੂਪ _ਮੁਰਾਰਾ। _੧੧। 


ਕਥਾ ਐਸ ਇਹ ਦਿਸ ਮੋ ਭਈ। ਅਬ ਚਲਿ ਬਾਤ ਰੁਦੁ ਪਰ ਗਈ। 
ਮਾਗੀ ਨਾਰਿ ਨ ਦੀਨੀ ਰੁਦ੍ਰਾ। ਤਾ ਤੇ ਕੋਪ ਅਸੁਰ ਪਤਿ ਛੁਦ੍ਰਾ। ੧੨। 


ਬਜੇ _ਢੋਲ ਨਫੀਰਿ ਨਗਾਰੇ। ਦੁਹੂੰ _ਦਿਸਾ ਡਮਰੂ _ਡਮਕਾਰੇ। 
ਮਾਚਤ _ਭਯੋ ਲੋਹ _ਬਿਕਰਾਰਾ। _ਝਮਕਤ _ਖਗ _ਅਦਗ _ਅਪਾਰਾ। _੧੩। 


ਗਿਰਿ ਗਿਰਿ ਪਰਤ ਸੁਭਟ ਰਣ ਮਾਹੀ। ਧੁਮ ਧੁਮ ਉਠਤ ਮਸਾਣ ਤਹਾਹੀ। 


ਗਜੀ _ਰਥੀ ਬਾਜੀ ਪੈਦਲ ਰਣਿ। ਜੂਝਿ _ਗਿਰੇ ਰਣ ਕੀ ਛਿਤਿ ਅਨਗਣ। _੧੪। 


ਤੱਟਕਾ ਛੰਟਾ 
ਬਿਰਚੇ ਰਣਬੀਰ ਸੁਧੀਰ ਕੂਧੰ। ਮਚਿਯੋ ਤਿਹ ਦਾਰੁਣ ਭੂਮਿ ਜੁਧੈ। 
ਹਹਰੰਤ ਹਯ _ਗਰਜੰਤ ਗਜੈ। ਸੁਣਿ ਕੈ ਧੁਨਿ ਸਾਵਣ ਮੇਘ ਲਜੈ। ੧੫। 


ਚੌਬੀਸ ਅਵਤਾਰ ੨੪0 


(ਲੱਛਮੀ ਨੇ _ਕਿਹਾ-) ਮੈਂ ਸੁਆਮੀ ਲਈ ਭੋਜਨ ਤਿਆਰ ਕੀਤਾ ਹੈ ਪਰ ਬੰਦਾ ਭੇਜ 
ਕੇ ਵਿਸ਼ਣੂ ਨੂੰ (ਦੈੱਤ ਸਭਾ ਨੇ) ਬੁਲਾ ਲਿਆ ਹੈ। ਹੇ ਨਾਰਦ! ਜੇ ਤੂੰ ਖਾ ਲਏਂਗਾ ਤਾਂ (ਭੋਜਨ) 
ਜੂਠਾ ਹੋ ਜਾਵੇਗਾ ਅਤੇ ਪ੍ਰੀਤਮ _ ਮੇਰੇ _ਉਤੇ _ ਗੁੱਸੇ _ਹੋਵੇਗਾ।੭। 


ਨਾਰਟ ਨੰ /ਨੈਹਾ -- 

ਨਾਰਦ ਮੁਨੀ ਮੌਗ ਮੰਗ _ਕੇ _ਥਕ _ਗਿਆ, ਪਰ ਲੱਛਮੀ ਨੇ ਭੋਜਨ ਨ ਦਿੱਤਾ। ਤਦੋਂ 
ਮਹਾਮੁਨੀ (ਨਾਰਦ) ਨੇ _ਮਨ ਵਿਚ ਬਹੁਤ ਗੁੱਸਾ _ਕੀਤਾ (ਅਤੇ ਇਹ _ਸ਼ਰਾਪ ਦਿੱਤਾ-- ਹੇ 
ਲੱਛਮੀ! ਤੂੰ) ਬ੍ਰਿੰਦਾ ਨਾਂ ਦੀ _ਰਾਖਸ਼ੀ _ਦੇਹ ਧਾਰਨ _ਕਰ _ਅਤੇ ਜਲੰਧਰ _ਦੀ ਇਸਤਰੀ ਹੋ 
ਕੇ ਉਸ ਦੇ ਘਰ ਵਿਚ ਵਸ।੮। 

ਮਹਾਰਿਸ਼ੀ ਨਾਰਦ _ਸ਼ਰਾਪ _ਦੇ _ਕੇ ਚਲਾ _ਗਿਆ। ਉਧਰੋਂ _ਵਿਸ਼ਣੂ _ਉਸ _ਕੋਲ ਆ 
ਗਿਆ। (ਰਿਸ਼ੀ ਦਾ) ਸ਼ਰਾਪ ਸੁਣ ਕੇ (ਜਿਸ ਨੇ) ਬਹੁਤ ਦੁਖ ਪਾਇਆ ਹੋਇਆ ਸੀ, (ਉਸ 
ਪਾਸੋਂ ਸਾਰੇ _ਬਚਨ ਸੁਣ ਕੇ) ਵਿਸ਼ਲੂ ਨੇ ਹਸ ਕੇ ਇਸਤਰੀ ਨੂੰ ਧੀਰਜ _ਦਿੱਤਾ।੯। 
ਦੰਹਰਾ 

(ਵਿਸ਼ਲੂ ਨੇ) ਉਸੇ _ਵੇਲੇ (ਆਪਣੀ) ਇਸਤਰੀ _ਦੀ _ਪਰਛਾਈ ਲੈ ਕੇ ਸੁੰਦਰ ਬ੍ਰਿੰਦਾ 
ਬਣਾ ਦਿੱਤੀ ਅਤੇ _(ਉਸ _ਬ੍ਰਿੰਦਾ ਨੇ) ਧੂਮੂਕੇਸ ਦਾਨਵ ਦੇ ਘਰ ਜਾ ਕੇ ਜਨਮ ਧਾਰਨ 
ਕੀਤਾ।੧0। 
ਚੱਪਲ? 

ਜਿਵੇਂ ਪਾਣੀ _ਵਿਚ _ ਕਮਲ _ (ਨਿਰਲੇਪ) _ਰਹਿੰਦਾ _ਹੈ ਉਵੇਂ _ਉਹ _ ਪਹਿਲੇ _ਧੂਮੂਕੇਸ 
ਦੈਂਤ ਦੇ ਘਰ ਪੈਦਾ ਹੋਈ ਅਤੇ ਫਿਰ ਜਲੰਧਰ ਦੇ ਘਰ ਜਾ ਕੇ ਵਸੀ। ਉਸ ਦੇ (ਉਧਾਰ) 
ਵਾਸਤੇ _ਵਿਸ਼ਣੂ _ ਜਲੰਧਰ _ਦਾ _ ਅਨੂਪ _ਰੂਪ ਧਾਰਨ _ ਕਰਨਗੇ।੧੧। 

ਇਸ ਤਰ੍ਹਾਂ ਦੀ ਕਥਾ ਇਧਰ ਹੋਈ, ਹੁਣ ਗੱਲ _ਰੁਦਰ ਵਲ ਨੂੰ ਚਲੀ। (ਜਲੰਧਰ 
ਨੇ) ਇਸਤਰੀ ਮੰਗੀ, ਪਰ ਸ਼ਿਵ ਨੇ ਨ ਦਿੱਤੀ। ਇਸ ਲਈ ਜਲੰਧਰ ਝਟ ਪਟ 
ਆ ਗਿਆ।੧੨। 
ਵੱਡਾ ਭਿਆਨਕ ਯੁੱਧ ਮਚਿਆ, (ਜਿਸ ਵਿਚ) ਵੱਡੀ ਚਮਕ _ਵਾਲੇ ਅਪਾਰਾ ਖੜਗ _ ਚਮਕਣ 
ਲਗੰ।੧੩। 

ਸੂਰਮੇ ਰਣ ਵਿਚ ਡਿਗ ਡਿਗ ਪੈਂਦੇ ਸਨ, ਉਥੇ ਹੀ _ਧੁੱਖ ਉਂ 
ਸਨ। _ਹਾਥੀਆਂ _ਦੇ ਸਵਾਰ, _ਰਥਾਂ ਦੇ ਸਵਾਰ, ਘੋੜਿਆਂ ਦੇ ਸਵਾਰ ਅਤੇ _ਧੈਦਲ (ਸੁਰਮੇ) 


ਜੰਗ _(ਕਰ _ਰਹੇ ਹਨ) ਅਤੇ ਅਣਗਿਣਤ _(ਸੂਰਮੇ) _ਯੁੱਧ- ਕੇ ਡਿਗ ਰਹੇ 
ਸਨ।੧੪। 
ਤੱਟਕਾ ਛੰਟਾ 

ਧੀਰਜ _ਵਾਲੇ ਸੂਰਮੇ _ਰਣ _ਵਿਚ ਕ੍ਰੋਧਵਾਨ ਹੋ ਕੇ ਫਿਰਦੇ _ਸਨ। _ਉਸ _ਧਰਤੀ _ਤੇ 
ਭਿਆਨਕ ਯੁੱਧ _ਮਚ ਰਿਹਾ _ਸੀ। ਘੋੜੇ _ਹਿਣਕਦੇ ਸਨ, _ਹਾਥੀ _ਚਿੰਘਾੜਦੇ ਸਨ, ਜਿੰਨ੍ਹਾਂ ਦੀ 
ਆਵਾਜ਼ _ਸੁਣ ਕੇ ਸਾਵਣ ਦੇ ਬਦਲ _ ਲੌਜਾ ਰਹੇ _ ਸਨ।੧੫। 


ਸੀ _ਦਸਮ-ਗ੍ਰੰਥ _ਸਾਹਿਬ 


ਬਰਖੈ ਰਣਿ ਬਾਣ _ਕਮਾਣ ਖਗੇ। ਤਹ ਘੋਰ ਭਯਾਨਕ ਜੁਧ _ਜਗੇ। 

ਗਿਰ ਜਾਤ ਭਟ ਹਹਰੰਤ ਹਠੀ। _ਉਮਗੀ _ਰਿਪੁ ਸੈਨ ਕੀਏ ਇਕਠੀ। _੧੬। 
ਓਰ ਘਿਰਿਯੋ ਸਰ ਸੋਧਿ ਸਿਵੇ। ਕਰਿ ਕੋਪ ਘਨੋ ਅਸੁਰਾਰ ਇਵੰ। 
ਓਰਨ ਤੇ ਇਮ ਬਾਣ ਬਹੇ। ਨਭ ਅਉਰ ਧਰਾ ਦੋਊ ਛਾਇ ਰਹੇ। ੧੭। 


ਵੀ ਸਿ 


ਗਿਰਗੇ ਤਹ _ਟੋਪਨ ਟੂਕ ਘਨੇ। ਰਹਗੇ ਜਨੁ _ਕਿੰਸਕ ਸ੍ਰੋਣ ਸਨੇ। 
ਰਣ ਹੇਰਿ ਅਗੰਮ ਅਨੂਪ ਹਰੰ। ਜੀਯ ਮੋ ਇਹ ਭਾਤਿ ਬਿਚਾਰ ਕਰੈ। ੧੮। 


ਜੀਯ ਮੋ ਸਿਵ ਦੇਖਿ ਰਹਾ ਚਕ ਕੈ। ਦਲ ਦੈਤਨ ਮਧਿ ਪਰਾ ਹਕ ਕੈ। 
ਰਣਿ ਸੂਲ ਸੈਭਾਰਿ ਪ੍ਰਹਾਰ ਕਰੋ। ਸੁਣ ਕੇ ਧੁਨਿ ਦੇਵ ਅਦੇਵ ਡਰੋ। ੧੯। 
ਜੀਯ ਮੋ ਸਿਵ ਧ੍ਯਾਨ ਧਰਾ ਜਬ _ਹੀ। ਕਲਿ ਕਾਲ ਪ੍ਰਸੈਨਿ ਭਏ ਤਬ ਹੀ। 


ਕਹਿਯੋ _ਬਿਸਨ ਜਲੰਧਰ ਰੂਪ ਧਰੋ। ਪੁਨਿ ਜਾਇ ਰਿਪੇਸ ਕੋ ਨਾਸ ਕਰੋ। ੨0। 


ਭੁਸ਼ੰਨਾ ਪੁਯਤ ਛੰਦ 


ਦਈਕਾਲ ਆਗਿਆ _ਧਰਿਯੋ_ਬਿਸਨ ਰੂਪੰ। _ਸਜੇ _ਸਾਜ _ਸਰਬੈ _ਬਨਿਯੋ ਜਾਨ ਭੂਪੰ। 
ਕਰਿਯੋ ਨਾਥ ਯੋ ਆਪ ਨਾਰੈ ਉਧਾਰੋ। ਤ੍ਰਿਯਾ ਰਾਜ ਬ੍ਰਿੰਦਾ ਸਤੀ ਸਤ ਟਾਰੈ। ੨੧। 


ਤਜਿਯੋ ਦੇਹਿ ਦੈਤ ਭਈ ਬਿਸਨੁ _ਨਾਰੋ। _ਧਰਿਯੋ _ਦੁਆਦਸਮੋ _ਬਿਸਨੁ _ਦਈਤਾਵਤਾਰੰ। 
ਪੁਨਰ ਜੁਧੁ ਸਜਿਯੋ ਗਹੇ ਸਸਤੂਰ ਪਾਣੰ। ਗਿਰੇ ਭੂਮਿ ਮੋ ਸੂਰ ਸੋਭੇ ਬਿਮਾਣੰ। ੨੨। 


ਮਿਟਿਯੋ ਸਤਿ ਨਾਰੈ _ਕਟਿਯੋ ਸੈਨ _ਸਰਬੈ। _ਮਿਟਿਯੋ ਭੂਪ _ਜਾਲੈਧਰੈ ਦੇਹ _ਗਰਬੈ। 
ਪੁਨਰ ਜੁਧ _ਸਜਿਯੋ ਹਠੇ ਤੇਜ ਹੀਠੰ। ਭਜੇ ਛਾਡ ਕੈ ਸੈਗ ਸਾਥੀ ਅਧੀਣੰ। ੨੩। 


ਜਪਣ 
ਦੁਹੁੰ ਜੁਧੁ ਕੀਨਾ ਰਣ ਮਾਹੀ। ਤੀਸਰ ਅਵਰੁ ਤਹਾ ਕੋ _ਨਾਹੀ। 
ਕੇਤਕ ਮਾਸ _ਮਚਿਯੋ ਤਹ ਜੁਧਾ। ਜਾਲੰਧਰ ਹੁਐ ਸਿਵ ਪੁਰ ਕੁਧਾ। ੨੪। 
ਤਬ ਸਿਵ ਧਿਆਨ ਸਕਤਿ ਕੌ ਧਰਾ। ਤਾ ਤੇ ਸਕਤਿ ਕ੍ਰਿਪਾ ਕਰ ਕਰਾ। 
ਤਾ ਤੇ ਭਯੋ ਰੁਦੂ ਬਬਲਵਾਨਾ। ਮੰਡਿਯੋ _ਜੁਧੁ ਬਹੁਰਿ ਬਿਧਿ _ਨਾਨਾ। ੨੫। 


ਚੌਬੀਸ ਅਵਤਾਰ ੨੪੧ 


ਰਣ ਵਿਚ ਤਲਵਾਰਾਂ ਅਤੇ _ਕਮਾਨਾਂ ਤੋਂ ਤੀਰ _ਵਰ੍ਹਦੇ _ਸਨ। _ਜਗਤ _ਵਿਚ _ਘੋਰ 
ਅਤੇ ਭਿਆਨਕ _ਯੁੱਧ _(ਹੋਇਆ _ਸੀ)। _ਸੂਰਮੇ ਡਿਗਦੇ ਜਾਂਦੇ _ਸਨ, _ਹਠੀ ਸੈਨਿਕ _ਘਬਰਾ 
ਰਹੇ _ਸਨ। _ ਵੈਰੀ ਆਪਣੀ _ ਖਿੰਡੀ-ਪੁੰਡੀ ਸੈਨਾ ਨੂੰ ਇਕੱਠਾ _ਕਰ ਰਿਹਾ _ਸੀ।੧੬। 


ਚੌਹਾਂ ਪਾਸਿਆਂ ਤੋਂ ਸ਼ਿਵ ਨੇ ਚੰਗੀ ਤਰ੍ਹਾਂ _ਤੀਰਾਂ ਨਾਲ ਵੈਰੀ ਨੂੰ ਘੇਰ _ਲਿਆ। ਦੈਂਤ 
ਰਾਜੇ (ਜਲੰਧਰ) ਨੇ ਵੀ ਬਹੁਤ ਕ੍ਰੋਧ ਕਰ _ਕੇ ਇਸੇ ਤਰ੍ਹਾਂ _ਕੀਤਾ। ਦੋਹਾਂ ਪਾਸਿਆਂ ਤੋਂ ਇੰਜ 
ਤੀਰ ਚਲ ਰਹੇ ਸਨ ਕਿ ਉਨ੍ਹਾਂ ਨੇ ਧਰਤੀ ਅਤੇ ਆਕਾਸ਼ ਦੋਹਾਂ ਨੂੰ ਢਕ _ਲਿਆ _ਸੀ।੧੭। 


ਉਥੇ _ਟੋਪਾਂ ਦੇ ਬਹੁਤ ਸਾਰੇ ਟੁਕੜੇ _ਡਿਗੇ ਪਏ ਸਨ (ਜੋ) ਲਹੂ ਨਾਲ ਭਿਜੇ (ਇਉਂ 
ਮਲੂਮ ਹੁੰਦੇ ਸਨ) ਮਾਨੋ _ਕੇਸੂ _ਝੜੇ ਪਏ ਹੋਣ। ਇਸ ਤਰ੍ਹਾਂ ਦੇ ਅਦੁੱਤੀ ਅਤੇ ਅਗੰਮੀ ਯੁੱਧ 
ਨੂੰ ਵੇਖ ਕੇ, ਸ਼ਿਵ ਨੇ ਦਿਲ ਵਿਚ ਇਸ ਤਰ੍ਹਾਂ ਵਿਚਾਰ _ਕੀਤਾ।੧੮। 

ਸ਼ਿਵ ਯੁੱਧ ਨੂੰ ਵੇਖ ਕੇ ਦਿਲ ਵਿਚ ਹੈਰਾਨ ਹੋ ਗਿਆ ਅਤੇ _ਲਲਕਾਰਾ 
ਦੈਂਤਾਂ ਦੇ ਦਲ ਵਿਚ ਜਾ ਪਿਆ। ਤ੍੍ਰਿਸ਼ੂਲ ਨੂੰ ਸੰਭਾਲ ਉਹ) ਰਣ 
ਰਿਹਾ ਸੀ। ਸ਼ਿਵ ਦੇ (ਲਲਕਾਰੇ ਦੀ) ਆਵਾਜ਼ ਨੂੰ ਸੁਣ ਕੇ, ਦੇਵਤੇ ਅਤੇ 
ਸਨ।੧੯। 

ਸ਼ਿਵ ਨੇ ਜਦੋਂ ਮਨ ਵਿਚ _'ਕਾਲ” ਦਾ ਧਿਆਨ ਧਰਿਆ, ਤਦੋਂ ਹੀ _“ਕਾਲ-ਪੁਰਖ” 
ਪ੍ਰਸੰਨ ਹੋ _ਗਏ। (ਉਨ੍ਹਾਂ ਨੇ) ਵਿਸ਼ਣੂ ਨੂੰ _ਕਿਹਾ-- (ਜਾ ਕੇ) ਜਲੰਧਰ ਦਾ ਰੂਪ ਧਾਰਨ ਕਰੋ 


ਘ 


ਅਤੇ ਫਿਰ ਜਾ ਕੇ ਵੱਡੇ ਵੈਰੀ ਦਾ ਨਾਸ਼ _ਕਰੋਂ।੨0। 
ਭੁਸ਼ੰਗ ਪੁਯਾਤ ਛਦ' 
ਕਾਲ ਨੇ ਆਗਿਆ ਦਿੱਤੀ ਤਾਂ ਵਿਸ਼ਣੂ ਨੇ ਜਲੰਧਰ _ਦਾ ਰੂਪ ਧਾਰਨ _ਕੀਤਾ। __ ਜੰਗ 
ਦੇ ਸਾਰੇ _ਸਾਜ _ਬਣਾ _ਕੇ _(ਵਿਸ਼ਣੂ) _ਰਾਜਾ ਜਲੰਧਰ _ਵਰਗਾ _ ਲਗਣ _ ਲਗਿਆ। _(ਵਿਸ਼ਣੂ) 
ਸੁਆਮੀ ਨੇ ਇਸ ਤਰ੍ਹਾਂ ਨਾਲ ਆਪਣੀ ਇਸਤਰੀ ਦਾ ਉਧਾਰ _ਕੀਤਾ। ਇਸ ਕਰ ਕੇ (ਉਨ੍ਹਾਂ 
ਨੇ) ਸ਼ਿਰੋਮਣੀ ਇਸਤਰੀ _ਰੂਪ _ਸਤੀ _'ਬ੍ਰਿੰਦਾ' _ਇਸਤਰੀ _ਦਾ _ਸਤ _ਭੰਗ _ਕੀਤਾ _ਸੀ।੨੧। 
'ਬ੍ਰਿੰਦਾ” ਨੇ ਦੈਂਤ ਦੇਹ ਉਸੇ ਵੇਲੇ ਹੀ ਛੱਡ ਦਿੱਤੀ ਅਤੇ ਲੱਛਮੀ ਰੂਪ ਹੋ _ਗਈ। 
ਇਸ ਤਰ੍ਹਾਂ ਵਿਸ਼ਠੂ ਨੇ _ਬਾਰ੍ਹਵਾਂ (ਜਲੰਧਰ) _ਦੈਂਤ _ਦਾ _ਅਵਤਾਰ _ਧਾਰਨ _ਕੀਤਾ _ਸੀ। _ਮੁੜ 
ਕੇ ਜੰਗ ਹੋਣ ਲਗਾ ਅਤੇ ਵੀਰਾਂ ਨੇ _ਹੱਥ ਵਿਚ ਸ਼ਸਤ੍ਰ _ਫੜ _ਲਏ। ਜੋ ਸੂਰਮੇ ਧਰਤੀ ਤੇ 
ਡਿਗ ਪਏ ਸਨ, _ਉਹ _ ਬਿਮਾਨਾਂ ਵਿਚ _ਬੈਠੇ _ਸ਼ੋਭਾ _ਪਾ ਰਹੇ _ਸਨ।੨੨। 
ਨਸ਼ਟ ਹੋਂ _ਗਿਆ, (ਉਧਰ) _ਸਾਰੀ ਸੈਨਾ ਕਟੀ ਗਈ 
ਸਾਰਾ ਹੰਕਾਰ ਮਿਟ _ਗਿਆ। ਫਿਰ _ਤੇਜਹੀਨ (ਜਲੰਧਰ 
ਉਸ ਦੇ ਅਧੀਨ ਰਹਿਣ ਵਾਲੇ ਸਾਥੀ ਵੀ (ਉਸ ਦਾ) 


ਦੋਹਾਂ ਨੇ _ਰਣ-ਭੂਮੀ ਵਿਚ ਯੁੱਧ _ਕੀਤਾ। ਉਥੇ _ਤੀਜਾ ਹੋਰ ਕੋਈ ਨਹੀਂ _ਸੀ। ਕਈ 
ਮਹੀਨੇ ਉਥੇ ਯੁੱਧ ਹੁੰਦਾ ਰਿਹਾ, (ਅੰਤ ਵਿਚ ਜਦੋਂ) ਜਲੰਧਰ ਨੇ ਸ਼ਿਵ ਉਤੇ ਕ੍ਰੋਧ _ਕੀਤਾ।੨੪। 

ਉਦੋਂ ਸ਼ਿਵ ਨੇ (ਦੁਰਗਾ) ਸ਼ਕਤੀ _ਦਾ ਧਿਆਨ _ਕੀਤਾ। ਉਸ _ਕਰ ਕੇ ਸ਼ਕਤੀ ਨੇ 
(ਉਸ ਉਤੇ) ਕ੍ਰਿਪਾ ਕੀਤੀ ਅਤੇ ਸ਼ਿਵ ਬਲਵਾਨ ਹੋ ਗਿਆ ਅਤੇ ਫਿਰ ਅਨੇਕ ਪੁਕਾਰ ਨਾਲ 
ਯੁੱਧ ਮਚਾ ਦਿੱਤਾ।੨੫। 


ਸੀ _ਦਸਮ-ਗ੍ਰੰਥ _ਸਾਹਿਬ 


ਉਤ ਹਰਿ ਲਯੋ ਨਾਰਿ ਰਿਪ ਸਤ ਹਰਿ। ਇਤ ਸਿਵ ਭਯੋ ਤੇਜ ਦੇਬੀ ਕਰਿ। 
ਛਿਨ ਮੋ ਕੀਯੋ ਅਸੁਰ ਕੋ _ਨਾਸਾ। ਨਿਰਖਿ ਰੀਝ ਭਟ ਰਹੇ ਤਮਾਸਾ। ੨੬। 


ਜਲੰਧਰੀ ਤਾ ਦਿਨ ਤੇ ਨਾਮਾ। ਜਪਹੁ ਚੌਡਿਕਾ ਕੋ ਸਬ _ਜਾਮਾ। 
ਤਾ ਤੇ ਹੋਤ ਪਵਿਤ੍ਰ ਸਰੀਰਾ। ਜਿਮ ਨ੍ਰਾਏ ਜਲ ਗੰਗ _ਗਹੀਰਾ। ੨੭। 


ਤਾ ਤੇ ਕਹੀ ਨ ਰੁਦੂ ਕਹਾਨੀ। ਗ੍ਰੰਥ ਬਢਨ ਕੀ ਚਿੰਤ ਪਛਾਨੀ। 
ਤਾ ਤੇ ਕਥਾ ਥੋਰਿ ਹੀ ਭਾਸੀ। ਨਿਰਖਿ ਭੂਲਿ ਕਬਿ ਕਰੋਂ ਨ ਹਾਸੀ। ੨੮। 


ਮਤ ਸਭਨ ਅਤ _$੨/ 


ਅਥ _ਬਿਸਨੁ ਅਵਤਾਰ ਕਥਨੰ 
ਡੀ ਭਨਈਾੀ ਲੀ ਸ਼ਹਹਇ 
ਚੱਪਣ 
ਅਬ ਮੈ _ਗਨੋ ਬਿਸਨੁ _ਅਵਤਾਰਾ। _ਜੈਸਿਕ _ਧਰਿਯੋ ਸਰੂਪ ਮੁਰਾਰਾ। 
ਬਿਆਕੁਲ ਹੋਤ ਧਰਨਿ ਜਬ _ਭਾਰਾ। ਕਾਲ ਪੁਰਖੁ ਪਹਿ ਕਰਤ ਪੁਕਾਰਾ। _੧। 


ਅਸੁਰ _ਦੇਵਤਨ ਦੇਤਿ _ਭਜਾਈ। _ਛੀਨ ਲੇਤ ਭੂਅ ਕੀ ਠਕੁਰਾਈ। 
ਕਰਤ ਪੁਕਾਰ ਧਰਣਿ ਭਰਿ ਭਾਰਾ। ਕਾਲ ਪੁਰਖ ਤਬ ਹੋਤ ਕ੍ਰਿਪਾਰਾ। ੨। 


ਦੰਹਰ” 
ਸਬ _ਦੇਵਨ ਕੋ ਅੰਸ ਲੈ ਤਤੁ ਆਪਨ _ਠਹਰਾਇ। 
ਬਿਸਨੁ ਰੂਪ ਧਾਰ ਤਤ ਦਿਨ ਗ੍ਰਿਹਿ ਅਦਿਤ ਕੈ ਆਇ। ੩। 


ਚੱਪਣ/ 
ਆਨ _ਹਰਤ ਪ੍ਰਿਥਵੀ ਕੋ ਭਾਰਾ। ਬਹੁ ਬਿਧਿ _ਅਸੁਰਨ ਕਰਤ ਸੰਘਾਰਾ। 
ਭੂਮਿ ਭਾਰ ਹਰਿ ਸੁਰ ਪੁਰਿ ਜਾਈ। ਕਾਲ ਪੁਰਖ ਮੋ _ਰਹਤ ਸਮਾਈ। ੪। 


ਸਕਲ _ਕਥਾ ਜਉ ਛੋਰਿ ਸੁਨਾਊ। _ਬਿਸਨ ਪ੍ਰਬੰਧ ਕਹਤ ਸੂਮ _ਪਾਊ। 
ਤਾ ਤੇ ਥੋਰੀਐ ਕਥਾ ਪੁਕਾਸੀ। ਰੋਗ ਸੋਗ ਤੇ ਰਾਖੁ _ਅਬਿਨਾਸੀ। ੫। 


/ਇੱਤ ਹੀ ਲਾੰਠਤ੍ਹ ਨਾਟਕ ਕੁੰਲੇ_ਤੌਦੂਵਾ /ਨੈਸ੍ਨ _#ਵਤਾਰ ਸ਼ਮਮਤਨਆ 
ਡਾ _ਨਭ# ਸਤ) _੧੩/ 


ਚੌਬੀਸ ਅਵਤਾਰ ੨੪੨ 


ਉਧਰ _ਵਿਸ਼ਣੂ _ਨੇ ਵੈਰੀ ਦੀ _ਇਸਤੀ _ਬ੍ਰਿੰਦਾ ਦਾ ਸਤ ਹਰ _ਲਿਆ ਅਤੇ ਇਧਰ 
ਸ਼ਿਵ ਵੀ ਦੇਵੀ (ਦੇ ਵਰ) ਨਾਲ ਤੇਜ ਵਾਲਾ ਹੋ _ਗਿਆ। ਛਿਣ ਵਿਚ ਹੀ ਦੈੱਤ ਨੂੰ ਨਸ਼ਟ 
ਕਰ ਦਿੱਤਾ _ਗਿਆ। ਯੋਧੇ _ਇਹ _ਤਮਾਸ਼ਾ _ਵੇਖ _ਕੇ ਪ੍ਰਸੰਨ ਹੋ ਰਹੇ _ਸਨ।੨੬। 
ਉਸ ਦਿਨ ਤੋਂ (ਦੁਰਗਾ ਦਾ) ਨਾਂ 'ਜਲੰਧਰੀ” ਪੈ _ਗਿਆ। ਚੰਡਿਕਾ ਨੂੰ ਸਾਰੇ (ਇਸ 
ਨਾਮ ਨਾਲੇ) ਅੱਠੇ ਪਹਿਰ _ਜਪੋ। _ਜਿਸ _ਕਰ ਕੇ ਸ਼ਰੀਰ (ਇਸ ਤਰ੍ਹਾਂ) ਪਵਿਤਰ ਹੋ ਜਾਏਗਾ, 
ਜਿਸ ਤਰ੍ਹਾਂ ਗੰਗਾ _ਜਲ _ਦੇ ਪ੍ਰਵਾਹ _ਵਿਚ _ਨ੍ਹਾਤਿਆਂ ਹੋ ਜਾਈਦਾ _ਹੈ।੨੭। 
ਸ਼ਿਵ ਦੀ ਸਾਰੀ ਕਥਾ ਇਸ ਕਰ ਕੇ ਨਹੀਂ ਕਹੀ, ਕਿਉਂਕਿ ਗ੍ਰੰਥ ਵੱਧਣ ਦੀ ਚਿੰਤਾ 
ਲਗੀ ਹੋਈ _ਸੀ। ਇਸ ਕਰਕੇ ਥੋੜੀ ਕਥਾ ਕਹੀ ਹੈ। ਹੇ ਕਵੀ ਜਨੋ! ਕਿਧਰੇ ਕਿਸੇ ਭੁਲ 
ਵੇਖ ਕੇ ਹਾਸੀ ਨ _ਕਰਨਾ।੨੮। 
/ਏਲੇ ਡੀ _ਲਾੰਝਤ ਨਾਟਕ ਗੁੰਝ ਦੇ _ਸਲੱਹਰ #ਵਤਾਰ ਯਾਨ੍ਹਵਾਂ ਦੀ ਪਤੀ 
ਆਭ ਲਭ _ਹੰ/9੨/ 
ਹੁਣ ਬਿਸਨੁ ਅਵਤਾਰ ਦਾ ਕਥਨ 
ਨੰ ਭਨਈਤਾੀ ਜੀ _ਸਹ/ਏ 
ਚੱਪਣ/ 


ਹੁਣ ਮੈਂ “ਬਿਸਨ ਅਵਤਾਰ” ਦਾ ਵਰਣਨ ਕਰਦਾ ਹਾਂ, ਜਿਵੇ ਮੁਰਾਰੀ ਨੇ ਰੂਪ 
ਧਾਰਿਆ ਹੈ। ਧਰਤੀ ਜਦੋਂ (ਪਾਪਾਂ ਦੇ) ਭਾਰ ਨਾਲ ਵਿਆਕੁਲ ਹੁੰਦੀ ਹੈ (ਉਦੋਂ) ਕਾਲ ਪੁਰਖ 
ਕੋਲ ਪੁਕਾਰ ਕਰਦੀ _ਹੈ।੧। 
ਕੋਲੋਂ ਖੋਹ ਲੈਂਦੇ, ਉਦੋਂ ਧਰਤੀ ਪਾਪਾਂ ਦੇ ਭਾਰ ਨਾਲ ਭਰ ਕੇ ਪੁਕਾਰ ਕਰਦੀ ਹੈ ਅਤੇ “ਕਾਲ 
ਪੁਰਖ” ਧਰਤੀ ਉਤੇ _ਕ੍ਰਿਪਾਲੂ ਹੁੰਦੇ _ਹਨ।੨। 
ਦੰਹਰਾ 

ਸਾਰੇ __ ਦੇਵਤਿਆਂ ਦੇ ਅੰਸ਼ ਲੈ ਕੇ, _(ਕਾਲ-ਪੁਰਖ _ਉਸ _ਵਿਚ) ਆਪਣਾ ਤੱਤ 
ਠਹਿਰਾਉਂਦਾ ਹੈ ਅਤੇ _ਵਿਸ਼ਣੂ _ਦਾ ਰੂਪ ਧਾਰ ਕੇ ਅਦਿਤੀ ਦੇ ਘਰ ਉਸੇ ਦਿਨ ਪੁਗਟ 
ਹੁੰਦਾ ਹੈ।੩। 
ਚੱਪਲ? 

(ਉਹ) ਜਗਤ ਵਿਚ ਆ ਕੇ ਧਰਤੀ ਦਾ ਭਾਰ ਦੂਰ ਕਰਦਾ ਹੇ ਅਤੇ _ਬਹੁਤ ਤਰ੍ਹਾਂ 
ਨਾਲ ਦੈਂਤਾਂ ਦਾ _ਸੰਘਾਰ ਕਰਦਾ ਹੈ। ਭੂਮੀ ਦਾ _ਭਾਰ ਦੂਰ ਕਰ ਕੇ (ਫਿਰ) _ਸੁਰਪੁਰੀ ਚਲਾ 
ਜਾਂਦਾ _ਹੈ ਅਤੇ _'ਕਾਲ-ਪੁਰਖ” ਵਿਚ _ ਅਭੇਦ ਹੋਇਆ ਰਹਿੰਦਾ ਹੈ।੪। 

(ਮੈਂ) ਜੇ ਸਾਰੀ _ਕਥਾ_ ਮੁੱਢ ਤੋਂ ਸੁਣਾਵਾਂ, ਤਾਂ _ਵਿਸ਼ਲੂ-ਪ੍ਰਬੰਧ (ਗ੍ਰੰਥ) ਕਹਿਣ ਲਈ 
ਬਹੁਤ ਯਤਨ _ਕਰਨਾ _ਪਵੇਗਾ। _ਇਸ _ਲਈ ਥੋੜੀ _ਕਥਾ ਪ੍ਰਗਟ ਕੀਤੀ ਹੈ। ਹੇ ਅਬਿਨਾਸੀ! 
(ਮੇਰੀ) ਰੋਗਾਂ _ਸੋਗਾਂ _ਤੋਂ _ਰਖਿਆ _ ਕਰੋ।੫। 

ਭਾ ਲਭ _ਹੈ/5=/ 


੨੪੩ ਸੀ _ਦਸਮ-ਗ੍ਰੰਥ _ਸਾਹਿਬ 


ਅਥ ਮਧੁ ਕੈਟਬ ਬਧਨ ਕਥਨੰ 
ਡੀ ਭਨਈਾੀ ਲੀ ਸਹ 
ਹਾਰਾ 
ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ। 
ਕੋਟਿ ਇੰਦੂ ਬੁਹਮਾ ਕਿਤੇ ਰਵਿ ਸਸਿ ਕੋਟਿ ਜਲੇਸ। ੧। 


(੫ 


ਚੱਪਣਾ/ 
ਸਮਿਿਤ ਬਿਸਨੁ _ਤਹੰ ਰਹਤ ਸਮਾਈ। ਸਿੰਧੂ _ਬਿੰਧੁ ਜਹ _ਗਨਿਯੋ ਨ _ਜਾਈ। 
ਸੇਸਨਾਗਿ ਸੇ _ਕੋਟਿਕ ਤਹਾ। ਸੋਵਤ ਸੈਨ ਸਰਪ ਕੀ ਜਹਾ। ੨। 


ਸਹੰਸੂ ਸੀਸ ਤਬ ਧਰ ਤਨ ਜੰਘਾ”। ਸਹੰਸੂ _ਪਾਵ ਕਰ _ਸਹੰਸ ਅਭੰਗਾ। 
ਸਹੰਸਰਾਛ ਸੋਭਤ ਹੈ ਤਾ ਕੇ। ਲਛਮੀ ਪਾਵ ਪਲੋਸਤ ਵਾ ਕੇ। ੩। 


ਦੰਹਾਰਾ” 
ਮਧੁ _ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ। 
ਸੁ ਕਬਿ ਸ੍ਯਾਮ ਤਾ ਕੋ ਕਹੈ ਚੌਦਸਵੋ ਅਵਤਾਰ। ੪। 
ਦੱਖਣ? 
ਸੂਵਣ ਮੈਲ ਤੇ ਅਸੁਰ ਪੁਕਾਸਤ। ਚੰਦ _ਸੂਰ ਜਨੁ _ਦੁਤੀਯ ਪ੍ਰਭਾਸਤ। 
ਮਾਯਾ _ਤਜਤ ਬਿਸਨੁ ਕਹੁ ਤਬ ਹੀ। ਕਰਤ ਉਪਾਧਿ ਅਸੁਰ ਮਿਲਿ ਜਬ ਹੀ।੫। 


੨ 


ਤਿਨ ਸੋ ਕਰਤ ਬਿਸਨੁ _ਘਮਸਾਨਾ। _ਬਰਖ _ਹਜਾਰ ਪੰਚ _ਪਰਮਾਨਾ। 
ਕਾਲ ਪੁਰਖ _ਤਬ ਹੋਤ _ਸਹਾਈ। _ਦੁਹੂੰਅਨਿ _ਹਨਤ ਕ੍ਰੋਧ ਉਪਜਾਈ। ੬। 


ਦੰਹਰਾ 
ਧਾਰਤ ਹੈ ਐਸੋ _ਬਿਸਨੁ _ਚੌਦਸਵੋ _ਅਵਤਾਰ। 


ਸੰਤ ਸੰਬੂਹਨਿ ਸੁਖ ਨਮਿਤ ਦਾਨਵ ਦੁਹੂੰ _ਸੰਘਾਰ। ੭। 


/2ਤ ਡੀ ਲੰਚਤੁ ਨਾਟਕ ਗੁਰੰਲੇ ਆਹਾ ਕੈਟਭ ਲਧਹ _ਲਤਰਦਸਵਂ _%ਵਤਾਰਾ 
/ਲਸ੍ਨ ਅਨਤਨ ਸਤ __ਨਲਭਮ ਸਤ/ _95/ 


ਚੌਬੀਸ ਅਵਤਾਰ ੨੪੩ 


ਹੁਣ ਮਧੁ ਕੈਟਭ ਬੌਂਧ ਦਾ ਕਥਨ 
ਨੰ ਭਗਉਤਾ ਨੰ ਸਹਨ/ਏ 

ਦੰਹਰਾ 

'ਕਾਲ-ਪੁਰਖ” ਦੀ ਵਿਰਾਟ ਦੇਹ ਵਿਚ ਕਰੋੜਾਂ _ਵਿਸ਼ਣੂ ਤੇ ਸ਼ਿਵ (ਮਹੇਸ਼) ਹਨ ਅਤੇ 
ਕਰੋੜਾਂ ਇੰਦਰ ਤੇ ਕਿਤਨੇ ਹੀ _ਬੂਹਮੇ ਅਤੇ _ਕਰੋੜਾਂ ਸੂਰਜ, ਚੰਦ੍ਰਮਾ ਤੇ _ਵਰੁਣ ਦੇਵਤੇ ਉਸ 
ਵਿਚ _ ਸਮਾਏ _ਹੋਏ _ਹਨ।੧। 
ਚੱਪਲਾਂ 

(ਅਵਤਾਰ ਲੈ ਲੈ ਕੇ) ਥਕਿਆ ਹੋਇਆ ਵਿਸ਼ਣੂ ਉਥੇ ਸਮਾਇਆ ਰਹਿੰਦਾ ਹੈ ਜਿਥੇ 
ਸਮੁੰਦਰ _ਅਤੇ ਪਹਾੜ _ਗਿਣੇ ਹੀ ਨਹੀਂ ਜਾ _ਸਕਦੇ। _ਉਥੇ _ਸ਼ੇਸ਼ਨਾਗ _ਵਰਗੇ ਕਰੋੜਾਂ _ਹਨ 
ਜਿਥੇ _ਸੱਪ ਦੀ ਸੇਜਾ ਤੇ (ਸੇਖਸਾਈ) ਸੌਂਦਾ _ਹੈ।੨। 
ਹਨ, ਜਿਸ ਦੇ ਨ ਟੁਟਣ ਵਾਲੇ ਹਜ਼ਾਰਾਂ ਪੈਰ ਅਤੇ ਹਜ਼ਾਰਾਂ ਹੱਥ _ਹਨ, ਉਸ ਦੇ (ਸ਼ਰੀਰ 
ਤੇ) ਹਜ਼ਾਰਾਂ ਅਖਾਂ ਸੁਸ਼ੋਭਿਤ ਹਨ _ਅਤੇ ਲੱਛਮੀ ਉਨ੍ਹਾਂ ਦੇ ਪੈਰਾਂ ਨੂੰ _ਪਲੋਸਦੀ _ਹੈ।੩। 
ਦੰਹਰਾ 

ਮਧੁ _ਅਤੇ _ਕੈਟਭ ਦੈਂਤਾਂ ਦੇ ਮਾਰਨ ਲਈ ਜਿਸ _ਦਿਨ ਮੁਰਾਰੀ (ਸਚੇਤ ਹੁੰਦਾ ਹੈ), 
ਉਸ ਨੂੰ ਕਵੀ ਸ਼ਿਆਮ _ਚੌਦਵਾਂ _ਅਵਤਾਰ _ ਕਹਿੰਦਾ _ਹੈ।੪। 
ਚੱਪਲ 

(ਸੇਖਸਾਈ ਦੇ) ਕੰਨਾਂ ਦੀ ਮੈਲ ਤੋਂ (ਮਧੁ _ਅਤੇ _ਕੈਟਭ) ਦੈਂਤ ਪੁਗਟ ਹੋਏ, ਮਾਨੋ 
ਚੰਦ੍ਰਮਾ ਤੇ ਸੂਰਜ ਚੜ੍ਹੇ _ਹੋਣ। _ਤਦੋਂ ਹੀ ਮਾਇਆ ਵਿਸ਼ਣੂ ਨੂੰ _ਛਡਦੀ ਹੈ ਜਦੋਂ ਦੈੱਤ ਇਕੱਠੇ 
ਹੋ ਕੇ ਉਪਦਰ _ ਕਰਦੇ _ਹਨ।੫। 


ਵਿਸ਼ਣੂ ਉਨ੍ਹਾਂ (ਦੋਹਾਂ ਦੈਂਤਾਂ) ਨਾਲ ਯੁੱਧ _ਕਰਦਾ ਹੈ ਜੋ ਪੰਜ ਹਜ਼ਾਰ ਸਾਲਾਂ _ਤਕ 
ਹੁੰਦਾ _ਰਹਿੰਦਾ ਹੈ। _ਤਦ _'ਕਾਲ-ਪੁਰਖ” ਸਹਾਇਕ ਹੁੰਦਾ ਹੈ ਅਤੇ ਕ੍ਰੋਧਵਾਨ ਹੋਕੇ ਦੋਹਾਂ 
ਨੂੰ ਮਾਰ _ਦਿੰਦਾ _ਹੈ।੬। 
ਦੰਹਰਾ 


ਇਸ ਤਰ੍ਹਾਂ _ਦਾ _ਚੌਦਵਾਂ _ਅਵਤਾਰ _ਧਾਰਨ _ ਕਰਦਾ _ਹੈ।੭। 
/ਟਥੋੇ ਨੀ ਯੱਚਤ ਨਾਟਕ ਕੁੱਲ ਦੇ ਮਹ ਕੰਟਭ ਲਧ” ਲੱਦਵੇ' #ਵਤਾਰ /ਲਸ਼ਨ 
ਦੀ ਸਪਤ ਸਭ ਸੁਭ _ਹੈ/55/ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਅਰਿਹੰਤ ਦੇਵ ਅਵਤਾਰ ਕਥਨੰ 
ਡੀ ਭਨਈਾੀੰ ਲੀ ਸ਼ਹਹਇ 
ਚੱਪਣ 
ਜਬ ਜਬ _ਦਾਨਵ ਕਰਤ _ਪਾਸਾਰਾ। ਤਬ _ਤਬ _ਬਿਸਨੁ _ਕਰਤ ਸੰਘਾਰਾ। 
ਸਕਲ ਅਸੁਰ ਇਕਠੇ ਤਹਾ ਭਏ। ਸੁਰ ਅਰਿ ਗੁਰੁ ਮੰਦਰਿ ਚਲਿ ਗਏ। ੧। 


ਸਬਹੂੰ ਮਿਲਿ ਅਸ _ਕਰਿਯੋ _ਬਿਚਾਰਾ। ਦਈਤਨ ਕਰਤ _ਘਾਤ _ਅਸੁਰਾਰਾ। 
ਤਾ ਤੇ ਐਸ ਕਰੌ ਕਿਛੁ ਘਾਤਾ। ਜਾਤੇ ਬਨੇ ਹਮਾਰੀ ਬਾਤਾ। ੨। 


ਦਈਤ ਗੁਰੂ ਇਮ ਬਚਨ _ਬਖਾਨਾ। ਤੁਮ _ਦਾਨਵੋ ਨ ਭੇਦ ਪਛਾਨਾ। 
ਵੇ ਮਿਲਿ ਜਗ ਕਰਤ ਬਹੁ _ਭਾਤਾ। ਕੁਸਲ ਹੋਤ ਤਾ ਤੇ ਦਿਨ ਰਾਤਾ। ੩। 


ਤੁਮ ਹੂੰ ਕਰੋ ਜਗ ਆਰੈਭਨ। ਬਿਜੈ ਹੋਇ ਤੁਮਰੀ ਤਾ ਤੇ ਰਣ”। 
ਜਗ _ਅਰੰਭ੍ਯ _ਦਾਨਵਨ _ਕਰਾ। _ਬਚਨ _ਸੁਨਤ ਸੁਰ ਪੁਰਿ ਥਰਹਰਾ। _੪। 


ਬਿਸਨੁ ਬੋਲ ਕਰਿ ਕਰੋ ਬਿਚਾਰਾ। ਅਬ ਕਛੁ ਕਰੋਂ ਮੰਤ੍ਰ ਅਸੁਰਾਰਾ। 
ਬਿਸਨੁ ਨਵੀਨ _ਕਹਿਯੋ ਬਪੁ _ਧਰਿਹੋ। ਜਗ _ਬਿਘਨ ਅਸੁਰਨ ਕੋ ਕਰਿ ਹੋ। ੫। 
ਬਿਸਨੁ ਅਧਿਕ ਕੀਨੋ _ਇਸਨਾਨਾ। _ਦੀਨੇ ਅਮਿਤ _ਦਿਜਨ ਕਹੁ _ਦਾਨਾ। 


ਮਨ ਮੋ ਕਵਲਾ ਸਿਿਜੋ ਗ੍ਯਾਨਾ। ਕਾਲ ਪੁਰਖ ਕੋ _ਧਰ੍ਯੋ _ਧ੍ਯਾਨਾ। ੬। 


ਕਾਲ ਪੁਰਖ ਤਬ ਭਏ ਦਇਆਲਾ। ਦਾਸ ਜਾਨ _ਕਹ ਬਚਨ _ਰਿਸਾਲਾ। 
ਧਰੁ ਅਰਹੰਤ ਦੇਵ ਕੋ ਰੂਪਾ। ਨਾਸ ਕਰੋ _ਅਸੁਰਨ ਕੇ ਭੂਪਾ। ੭। 


ਬਿਸਨੁ ਦੇਵ ਆਗਿਆ ਜਬ _ਪਾਈ। _ਕਾਲ ਪੁਰਖ ਕੀ ਕਰੀ _ਬਡਾਈ। 
ਭੂ _ਅਰਹੰਤ ਦੇਵ ਬਨਿ ਆਯੋ। ਆਨਿ ਅਉਰ ਹੀ ਪੰਥ ਚਲਾਯੋ। ੮। 


ਜਬ _ਅਸੁਰਨ ਕੋ ਭਯੋ ਗੁਰੁ ਆਈ। ਬਹੁਤ ਭਾਤਿ ਨਿਜ ਮਤਹਿ ਚਲਾਈ। 
ਸਾਵਗ ਮਤ _ਉਪਰਾਜਨ _ਕੀਆ। ਸੰਤ _ਸਬੂਹਨ ਕੋ ਸੁਖ ਦੀਆ। ੯। 


ਸਬਹੂੰ ਹਾਥਿ? ਮੋਚਨਾ _ਦੀਏ। _ਸਿਖਾ ਹੀਣ ਦਾਨਵ ਬਹੁ _ਕੀਏ। 
ਸਿਖਾ ਹੀਣ ਕੋਈ ਮੰਤ੍ਰ ਨ ਫੁਰੈ। ਜੋ ਕੋਈ ਜਪੈ ਉਲਟ ਤਿਹ ਪਰੈ। ੧0। 


੨. “ਸਾਥ” 


ਚੌਬੀਸ ਅਵਤਾਰ ੨੪੪ 


ਹੁਣ ਅਰਹੰਤ ਦੇਵ ਅਵਤਾਰ ਦਾ ਕਥਨ 
ਨੰ ਭਗਤਾ ਨੰ _ਸਹਨ/ਏ 


ਜਦੋਂ ਜਦੋਂ _ਦੈੱਤ ਪਸਾਰਾ ਕਰਦੇ ਹਨ, ਤਦੋਂ ਤਦੋਂ ਵਿਸ਼ਣੂ (ਉਨ੍ਹਾਂ ਦਾ) ਨਾਸ਼ _ਕਰਦਾ 

ਸਾਰੇ ਦੈਂਤ (ਕਿਸੇ) ਥਾਂ ਇਕੱਠੇ ਹੋ ਗਏ ਅਤੇ ਦੈਂਤ ਗੁਰੂ _(ਸ਼ੁਕ੍ਰਾਚਾਰਯ) 
ਨੂੰ ਚਲੇ _ਗਏ।੧। 

ਨੇ ਮਿਲ ਕੇ ਅਜਿਹਾ ਵਿਚਾਰ ਕੀਤਾ ਕਿ ਦੇਵਤੇ (ਸਦਾ) ਦੈਂਤਾਂ ਦਾ ਨਾਸ਼ 
ਕਰਦੇ _ਹਨ। ਇਸ ਲਈ ਕੋਈ ਅਜਿਹੀ _ਚਾਲ ਚਲੀ ਜਾਵੇ ਜਿਸ _ਕਰ ਕੇ ਸਾਡੀ _ਗੌਲ 
ਬਣ ਜਾਏ।੨। 

ਦੈਂਤਾਂ ਦੇ ਗੁਰੂ ਨੇ ਇਸ ਤਰ੍ਹਾਂ ਬਚਨ _ਕੀਤਾ-- (ਹੇ ਦੈਂਤੋ!) ਤੁਸਾਂ ਨੇ (ਇਸ) ਭੇਦ 
ਨੂੰ ਪਛਾਣਿਆ ਨਹੀਂ ਹੈ। ਉਹ (ਦੇਵਤੇ) ਮਿਲ ਕੇ ਬਹੁਤ ਤਰ੍ਹਾਂ ਦੇ ਯੋਗ ਕਰਦੇ ਹਨ, ਇਸ 
ਕਰ _ਕੇ _(ਉਹ) ਦਿਨ ਰਾਤ _ਸੁਖ-ਪੂਰਵਕ _ਕਟਦੇ _ਹਨ।੩। 

ਤੁਸੀਂ ਵੀ ਯੋਗ _ਦਾ ਆਰੰਭ _ਕਰ ਦਿਉ, ਤਾਂ ਤੇ ਯੁੱਧ ਵਿਚ ਤੁਹਾਡੀ ਵੀ ਜਿੱਤ 
ਹੋਵੇਗੀ। _(ਇਹ ਗੱਲ ਮੰਨ _ਕੇ) ਦੈਂਤਾਂ ਨੇ _ਯੌਗ ਆਰੰਭ _ਕਰ _ਦਿੱਤਾ। (ਯੱਗ _ਦੀ) _ਗੌਲ 
ਸੁਣ _ਕੇ _ਦੈਵ-ਪੁਰੀ _ਕੰਬ _ਗਈ।੪। 

ਵਿਸ਼ਣੂ ਨੇ _(ਸਾਰਿਆਂ ਦੇਵਤਿਆਂ ਨੂੰ) ਬੁਲਾ ਕੇ ਵਿਚਾਰ ਕਰਨ ਲਈ _ਕਿਹਾ। (ਅਗੋਂ 
ਦੇਵਤਿਆਂ ਨੇ _ਕਿਹਾ--) ਹੇ ਦੈਂਤਾਂ ਨੂੰ ਨਾਸ਼ _ਕਰਨ ਵਾਲੇ! (ਤੁਸੀਂ ਹੀ) ਕੁਝ _ਉਪਾ _ਕਰੋ। 
(ਅੰਤ ਨੂੰ) ਵਿਸ਼ਣੂ ਨੇ _ਕਿਹਾ-- ਮੈਂ ਹੁਣ ਨਵਾਂ ਸ਼ਰੀਰ ਧਾਰਨ ਕਰਾਂਗਾ ਅਤੇ ਦੈੱਤਾਂ ਦੇ ਯੋਗ 
ਵਿਚ ਵਿਘਨ ਪਾਵਾਂਗਾ।੫। 

ਵਿਸ਼ਣੂ ਨੇ _ਬਹੁਤ (ਤੀਰਥਾਂ ਦੇ) ਇਸ਼ਨਾਨ ਕੀਤੇ ਅਤੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ 
ਦਿੱਤੇ। _ਫਿਰ ਗਿਆਨਵਾਨ _ਵਿਸ਼ਣੂ _ਨੇ _ਮਨ ਵਿਚ _ਗਿਆਨ ਨੂੰ ਵਿਕਸਿਤ ਕੀਤਾ _ਅਤੇ 
“ਕਾਲ-ਪੁਰਖ” ਦਾ ਧਿਆਨ _ਧਰਿਆ।੬। 

ਤਦ _'ਕਾਲ-ਪੁਰਖ` ਦਿਆਲੂ ਹੋਏ ਅਤੇ ਵਿਸ਼ਣੁ ਨੂੰ (ਆਪਣਾ) ਦਾਸ ਜਾਣ ਮਿਠੇ 
ਬਚਨ _ਕਹੇਂ-- (ਹੇ ਵਿਸ਼ਣੂ!) ਤੂੰ ਜਾ ਕੇ _ਅਰਹੰਤ ਦੇਵ _ਦਾ ਰੂਪ ਧਾਰਨ _ਕਰ ਜਾ 
ਕੇ ਦੈਂਤਾਂ ਦੇ ਰਾਜੇ ਦਾ ਨਾਸ਼ _ਕਰ।੭। 

ਵਿਸ਼ਣੂ ਨੂੰ ਜਦੋਂ ਆਗਿਆ _ਮਿਲੀ, (ਤਾਂ ਉਸੇ ਨੇ) _“ਕਾਲ-ਪੁਰਖ” _ਦੀ ਵਡਿਆਈ 


ਕੀਤੀ। (ਫਿਰ) ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ ਅਤੇ ਆ ਕੇ ਹੋਰ ਵੀ ਪੰਥ 
ਚਲਾ ਦਿੱਤਾ।੮। 

ਜਦੋਂ _(ਵਿਸ਼ਠੂ ਆ ਕੇ) ਦੈਂਤਾਂ ਦਾ ਗੁਰੂ _(ਅਰਹੰਤ ਦੇਵ) ਬਣ ਗਿਆ, ਤਾਂ (ਉਸ 
ਨੇ) ਬਹੁਤ _ ਤਰ੍ਹਾਂ _ਨਾਲ _ਆਪਣੇ ਮੌਤ ਨੂੰ _ਚਲਾਇਆ। _(ਉਸ ਨੇ) _ਸਰੇਵੜਿਆ _ਦਾ ਮੌਤ 
ਕੀਤਾ _ਅਤੇ _ਸਾਰੇ _ ਸੰਤਾਂ ਨੂੰ ਸੁਖ _ਪ੍ਰਦਾਨ _ਕੀਤਾ।੯। 
ਸਾਰਿਆਂ ਦੇ ਹੱਥਾਂ _ਵਿਚ (ਵਾਲ ਪੁੱਟਣ ਵਾਲੇ) _ਮੋਚਨੇ ਫੜਾ ਦਿੱਤੇ ਅਤੇ _ਬਹੁਤੇ 
ਸਿਰ ਤੋਂ _ਚੋਟੀ-ਹੀਨ ਕਰ _ਦਿੱਤਾ। ਚੋਟੀ ਤੋਂ _ਹੀਣਿਆਂ ਨੂੰ ਕੋਈ ਮੰਤਰ _ਫੁਰਦਾ 
ਜੇ ਕੋਈ (ਮੰਤਰ) ਜਪਦਾ ਹੈ ਤਾਂ ਉਸ ਦਾ (ਪੁਭਾਵ) ਉਲਟਾ ਪੈਂਦਾ _ਹੈ।੧0। 


ਸੀ _ਦਸਮ-ਗ੍ਰੰਥ _ਸਾਹਿਬ 


ਬਹੁਰਿ ਜਗ ਕੋ _ਕਰਬ _ਮਿਟਾਯੋ। ਜੀਅ ਹਿੰਸਾ ਤੇ ਸਬਹੂੰ _ਹਟਾਯੋ। 
ਬਿਨੁ ਹਿੰਸਾ ਕੀਆ ਜਗ ਨ ਹੋਈ। ਤਾ ਤੇ ਜਗ ਕਰੇ ਨ ਕੋਈ। ੧੧। 


ਯਾ_ਤੇ ਭਯੋ ਜਗਨ ਕੋ ਨਾਸਾ। ਜੋ _ਜੀਯ _ਹਨੈ ਹੋਇ ਉਪਹਾਸਾ। 
ਜੀਅ ਮਰੇ ਬਿਨੁ ਜਗ ਨ _ਹੋਈ। ਜਗ ਕਰੈ ਪਾਵੈ ਨਹੀ ਕੋਈ। ੧੨। 


ਇਹ ਬਿਧਿ ਦੀਯੋ ਸਭਨ ਉਪਦੇਸਾ। ਜਗ ਸਕੈ ਕੋ _ਕਰ ਨ ਨਰੇਸਾ। 
ਅਪੰਥ _ਪੰਥ _ਸਭ _ਲੋਗਨ _ਲਾਯਾ। ਧਰਮ _ਕਰਮ ਕੋਊ ਕਰਨ ਨ ਪਾਯਾ। _੧੩। 


ਦੰਹਾਰਾ” 
ਅੰਨਿ ਅੰਨਿ ਤੇ ਹੋਤੁ ਜਿਯੋ ਘਾਸਿ ਘਾਸਿ ਤੇ ਹੋਇ। 
ਤੈਸੇ ਮਨੁਛ ਮਨੁਛ ਤੇ ਅਵਰੁ ਨ ਕਰਤਾ ਕੋਇ। ੧੪। 
ਦੱਖਣ? 
ਐਸ ਗਿਆਨ _ਸਬਹੂਨ ਦ੍ਰਿੜਾਯੋ। ਧਰਮ ਕਰਮ _ਕੋਊ ਕਰਨ ਨ ਪਾਯੋ। 
ਇਹ ਬ੍ਰਿਤ ਬੀਚ ਸਭੋ ਚਿਤ ਦੀਨਾ। ਅਸੁਰ ਬੰਸ _ਤਾ_ਤੇ ਭਯੋ _ਛੀਨਾ। ੧੫ 


ਨ੍ਹਾਵਨ ਦੈਤ ਨ ਪਾਵੈ ਕੋਈ। ਬਿਨੁ ਇਸਨਾਨ ਪਵਿਤ੍ਰ ਨ ਹੋਈ। 
ਬਿਨੁ ਪਵਿਤ੍ਰ ਕੋਈ ਫੁਰੇ ਨ ਮੌਤ੍ਰਾ। ਨਿਫਲ ਭਏ ਤਾ ਤੇ ਸਭ ਜੰਤ੍ਰਾ। ੧੬। 
ਦਸ ਸਹੰਸੂ ਬਰਖ ਕੀਅ ਰਾਜਾ। ਸਭ ਜਗ _ਮੋ ਮਤ ਐਸੁ _ਪਰਾਜਾ। 
ਧਰਮ ਕਰਮ ਸਬ ਹੀ ਮਿਟਿ ਗਯੋ। ਤਾ ਤੇ ਛੀਨ ਅਸੁਰ ਕੁਲ ਭਯੋ। ੧੭। 


ਦੇਵ ਰਾਇ ਜੀਅ ਮੋ ਭਲੁ ਮਾਨਾ। ਬਡਾ ਕਰਮੁ ਅਬ _ਬਿਸਨੁ _ਕਰਾਨਾ। 
ਆਨੰਦ _ਬਢਾ ਸੋਕ ਮਿਟ ਗਯੋ। _ਘਰਿ ਘਰਿ ਸਬਹੂੰ _ਬਧਾਵਾ ਭਯੋ। _੧੮। 


ਦੰਹਰ” 
ਬਿਸਨ ਐਸ ਉਪਦੇਸ ਦੈ ਸਬ ਹੂੰ ਧਰਮ ਛੁਟਾਇ। 
ਅਮਰਾਵਤਿ ਸੁਰ ਨਗਰ ਮੋ ਬਹੁਰਿ ਬਿਰਾਜਿਯੋ ਜਾਇ। _੧੯। 
ਸਰਾਵਗੇਸ ਕੋ ਰੂਪ ਧਰਿ ਦੈਤ ਕੁਪੰਥ ਸਬ ਡਾਰਿ। 
ਪੰਦੂਵੇਂ ਅਵਤਾਰ ਇਮ _ਧਾਰਤ ਭਯੋ _ਮੁਰਾਰਿ। ੨0। 


ਮਤ _ਸਭਆ ਅਤ) _5%/ 


ਚੌਬੀਸ ਅਵਤਾਰ ੨੪੫ 
ਫਿਰ ਉਸ ਨੇ ਯੌਂਗ ਕਰਨ ਤੋਂ ਰੋਕ ਦਿੱਤਾ ਅਤੇ ਜੀਵ ਮਾਰਨ ਤੋਂ ਸਭਨਾਂ ਨੂੰ ਹਟਾ 
ਦਿੱਤਾ। ਜੀਵ ਮਾਰੇ _ਬਿਨਾ _ਯੌਗ _ਨਹੀਂ ਹੋਸਕਦਾ, ਇਸ _ਕਰ ਕੇ ਕੋਈ ਯੱਗ ਨਹੀਂ 

ਕਰਦਾ।੧੧। 


ਇਸ ਕਰ ਕੇ ਯੌਗਾਂ ਦਾ ਨਾਸ਼ ਹੋ _ਗਿਆ। ਜੇ (ਕੋਈ) ਜੀਵ ਨੂੰ ਮਾਰਦਾ ਹੈ (ਉਸ 
ਜਗਤ ਵਿਚ) ਨਿੰਦਿਆ ਹੁੰਦੀ ਹੈ। ਜੀਵ ਮਾਰੇ _ਬਿਨਾ _ਯੌਂਗ _ਨਹੀਂ ਹੁੰਦਾ ਅਤੇ (ਜੇ 
ਕੋਈ ਜੀਵ ਨੂੰ ਮਾਰੇ ਬਿਨਾ) ਯੋਗ ਕਰਦਾ ਹੈ, ਉਸ ਨੂੰ ਫਲ ਦੀ ਪ੍ਰਾਪਤੀ ਨਹੀਂ _ਹੁੰਦੀ।੧੨। 
ਇਸ ਤਰ੍ਹਾਂ ਤਾਂ ਜੋ) ਕੋਈ ਰਾਜਾ ਯੌਂਗ ਨ ਕਰ 
ਸਭ 


ਨੂ 
ਦਾ ਸਭਨਾਂ ਨੂੰ ਉਪਦੇਸ਼ ( 
(ਜਿਸ _ਦੇ ਫਲਸਰੂਪ) _ਕੋਈ _ਵੀ _ਧਰਮ 


ਉਂ ਦਿੱਤਾ 
ਦਿੱਤਾ 


ਕਰਮ ਵੀ ਨ ਕਰ ਸਕਿਆ। ਇਸੇ ਬਿਰਤੀ ਵਿਚ ਸਭਨਾਂ 
(ਫਲਸਰੂਪ) _ਦੈੱਤਾਂ _ਦੀ _ਕੁਲ _ਬਲਹੀਨ _ਹੋ__ਗਈ।੧੫। 
ਕੋਈ _ਵੀ ਦੈਂਤ ਇਸ਼ਨਾਨ ਨਹੀਂ ਕਰਦਾ; ਇਸ਼ਨਾਨ 


ਮੰਤਰ ਨਹੀਂ 
ਯਤਨ _ ਨਿਸਫਲ ਹੋ ਜਾਂਦੇ।੧੬। 

(ਅਰਹੰਤ ਨੇ) ਦਸ ਹਜ਼ਾਰ ਸਾਲ _ਰਾਜ _ਕੀਤਾ ਅਤੇ ਸਾਰੇ ਜਗਤ ਵਿਚ ਇਸ ਤਰ੍ਹਾਂ 
ਆਪਣਾ ਮਤ ਉਤਪੰਨ ਕਰ _ਦਿੱਤਾ। ਸਾਰੇ ਧਰਮ _ਕਰਮ _ਮਿਟ _ਗਏ ਕਰ ਕੇ 
ਦੀ ਕੁਲ ਬਲਹੀਣ ਹੋ __ਗਈ।੧੭। 


ਘਰ ਵਿਚ _ ਖੁਸ਼ੀਆਂ _ਹੋਣ _ਲਗੀਆਂ।੧੮। 
ਦੰਹਰ” 

ਵਿਸ਼ਣੂ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ, ਸਭਨਾਂ ਤੋਂ ਧਰਮ ਛੁੜਵਾ ਦਿੱਤਾ ਅਤੇ 
ਆਪ ਮੁੜ ਕੇ ਬੈਕੁੰਡ _ਧਾਮ ਵਿਚ ਜਾ ਕੇ ਬਿਰਾਜਮਾਨ ਹੋ __ਗਿਆ।੧੯। 

ਸਰਾਵਗਾਂ ਦੇ ਸੁਆਮੀ _(ਅਰਹੰਤ) ਦਾ ਰੂਪ ਧਾਰ ਕੇ ਸਾਰਿਆਂ ਦੈਂਤਾਂ ਨੂੰ ਪੁਠੇ ਰਸਤੇ 
ਉਤੇ _ਪਾ_ਦਿੱਤਾ। ਇਸ ਤਰ੍ਹਾਂ ਦਾ ਪੰਦੂਹਵਾਂ ਅਵਤਾਰ _'ਕਾਲ-ਪੁਰਖ” _('ਮੁਰਾਰਿ”) ਨੇ _ਧਾਰਨ 
ਕੀਤਾ।੨0। 


/ਏਲੇ ਡੀ ਲਾੰਝਤ੍ਹ ਨਾਟਕ ਗੁੱਥ ਦੇ _ਪਦਰਵੇ'` #ਰਹੰਤ #ਵਾਤਰ ਦੀ _੭#੫ਤ 
ਆਭ ਲਭ _ਹੈ/$੫/ 


ਸੀ _ਦਸਮ-ਗ੍ਰੰਥ ਸਾਹਿਬ 


ਅਥ ਮਨੁ ਰਾਜਾ ਅਵਤਾਰ ਕਥਨੰ 
ਡੀ ਭਗਉੰਤਾੰਂ ਜੀ ਸ਼ਹਿ 
ਚੱਪਣ 
ਸੁਾਵਗ ਮਤ ਸਬ ਹੀ ਜਨ ਲਾਗੇ। ਧਰਮ ਕਰਮ ਸਬ ਹੀ ਤਜਿ ਭਾਗੇ। 
ਤ੍ਯਾਗ ਦਈ ਸਬਹੂੰ ਹਰਿ ਸੇਵਾ। ਕੋਇ ਨ ਮਾਨਤ ਭੇ ਗੁਰ ਦੇਵਾ। ੧। 


ਸਾਧ ਅਸਾਧ ਸਬੈ ਹੁਐ ਗਏ। ਧਰਮ ਕਰਮ ਸਬ ਹੂੰ ਤਜਿ ਦਏ। 


ਕਾਲ ਪੁਰਖ _ਆਗ੍ਯਾ ਤਬ _ਦੀਨੀ। ਬਿਸਨੁ ਚੰਦ ਸੋਈ ਬਿਧਿ _ਕੀਨੀ। _੨। 


ਮਨੁ ਹੂੈ ਰਾਜ _ਵਤਾਰ ਅਵਤਰਾ। ਮਨੁ _ਸਿਮਿਰਿਤਹਿ ਪਰਚੁਰ ਜਗਿ _ਕਰਾ। 
ਸਕਲ ਕੁਪੰਥੀ ਪੰਥਿ ਚਲਾਏ। ਪਾਪ ਕਰਮ ਤੇ ਲੋਗ ਹਟਾਏ। ੩। 


ਰਾਜ ਅਵਤਾਰ ਭਯੋ ਮਨੁ _ਰਾਜਾ। ਸਰਬ ਹੀ ਸਿਰਜੇ! ਧਰਮ ਕੇ _ਸਾਜਾ। 
ਪਾਪ ਕਰਾ ਤਾ ਕੋ ਗਹਿ ਮਾਰਾ। ਸਕਲ ਪੂਜਾ ਕਹੁ ਮਾਰਗਿ ਡਾਰਾ। ੪। 


ਪਾਪ ਕਰਾ ਜਾਹੀ ਤਹ ਮਾਰਸ। ਸਕਲ ਪੁਰਜਾ ਕਹੁ ਧਰਮ _ਸਿਖਾਰਸ। 
ਨਾਮ _ਦਾਨ _ਸਬਹੂਨ _ਸਿਖਾਰਾ। ਸ੍ਹਾਵਗ ਪੰਥ ਦੂਰ _ਕਰਿ ਡਾਰਾਂ। ੫। 


ਜੇ ਜੇ ਭਾਜਿ ਦੂਰ ਕਹੁ ਗਏ। ਸ੍ਰਾਵਗ ਧਰਮਿ ਸੋਊ ਰਹਿ ਗਏ। 
ਅਉਰ ਪੂਜਾ ਸਬ ਮਾਰਗਿ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। ੬। 


ਰਾਜ ਅਵਤਾਰ ਭਯੋ _ਮਨੁ _ਰਾਜਾ। ਕਰਮ ਧਰਮ ਜਗ ਮੋ _ਭਲੁ ਸਾਜਾ। 
ਸਕਲ ਕੁਪੰਥੀ ਪੰਥ ਚਲਾਏ। ਪਾਪ ਕਰਮ ਤੇ ਧਰਮ ਲਗਾਏ। _੭। 


ਦੰਹਰਾ 
ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ _ਦੂਰ। 
ਮਨੁ ਰਾਜਾ ਕੋ ਜਗਤ ਮੋ _ਰਹਿਯੋ _ਸੁਜਸੁ ਭਰਪੂਰ। ੮। 
/ਛੱਤਾ ਹਾੰ ਲਾਝਤ੍ਹ _ਨਾਟਕੇ ਗੁੰਥੇ ਮਨ ਰਾਜਾ #%ਵਤਾਰ ਸੋਨੂਫਾ ਸਮਾਪਤਮ 
ਗਤ _ਨਭ# .ਤਤੁ/ _%੬/ 
ਅਥ _ਧਨੰਤਰ _ਬੈਦ ਅਵਤਾਰ _ਕਥਨੰਠ 
ਨੰ ਭਨਉਓਤਾ ਨੰ _ਸਹਨ/ਏ 
ਚੱਪਲਾਂ 
ਸਭ ਧਨਵੰਤ ਭਏ ਜਗ ਲੋਗਾ। ਏਕੁ ਨ ਰਹਾ ਤਿਨੋ ਤਨਿ ਸੋਗਾ। 


੧. 


'ਸੂਜੇ 


ਉ 


ਭਾਤਿ _ਭਾਤਿ ਭਛਤ ਪਕਵਾਨਾ। _ਉਪਜਤ ਰੋਗ _ਦੇਹ _ਤਿਨ _ਨਾਨਾ। _੧। 


ਚੌਬੀਸ ਅਵਤਾਰ ੨੪੬ 


ਚੱਪਣ/ 

ਸਭ ਲੋਕ ਜੈਨ ਮਤ ਵਿਚ _ਲਗ ਗਏ ਅਤੇ __ ਸਭਨਾਂ ਨੇ __ਧਰਮ _ਕਰਮ _ਤਿਆਗ 
ਦਿੱਤੇ। ਸਭ ਨੇ _ਹਰੀ ਦੀ ਸੇਵਾ ਛੱਡ ਦਿੱਤੀ। ਕੋਈ ਵੀ ਗੁਰਦੇਵ “ਕਾਲ-ਪੁਰਖ” ਨੂੰ ਨਹੀਂ 
ਮੰਨਦਾ ਸੀ।੧। 


ਅਤੇ ਸਭ _ਨੇ _ਧਰਮ-ਕਰਮ ਛੱਡ _ਦਿੱਤੇ। “ਕਾਲ-ਪੁਰਖ” 
ਵਿਸ਼ਣੂ _ਨੇ ਉਸੇ _ ਤਰ੍ਹਾਂ ਪਾਲਣਾ _ਕੀਤੀ।੨। 
ਕੇ _(ਵਿਸ਼ਣੂ) _ਅਵਤਰਿਤ ਹੋਇਆ ਅਤੇ _'ਮਨੁ ਸਮਿਤੀ” 
ਦਾ ਜਗਤ _ਵਿਚ ਪ੍ਰਚਾਰ _ਕੀਤਾ। ਸਾਰੇ _ਪੰਥੀਆਂ _(ਜੈਨ _ਮਾਰਗੀਆਂ) ਨੂੰ ਸਹੀ _ਮਾਰਗ _ਉਤੇ 
ਤੋਰਿਆ _ਅਤੇ _ਪਾਪ-ਕਰਮ _ ਤੋਂ ਲੋਕਾਂ ਨੂੰ ਹਟਾ _ਦਿੱਤਾ। ੩। 
ਰਾਜ ਅਵਤਾਰ ਰੂਪ _ਵਿਚ _(ਵਿਸ਼ਣੂ) ਮਨੁ _ਰਾਜਾ ਵਜੋਂ _ਪੁਗਟ ਹੋਇਆ, ਜਿਸ ਨੇ 
ਧਰਮ ਦੇ ਸਾਰੇ ਸਾਜ ਸਿਰਜ ਦਿੱਤੇ। (ਜਿਸ ਨੇ ਕੋਈ) ਪਾਪ ਕਰਮ ਕੀਤਾ, ਉਸੇ ਨੂੰ ਫੜ ਕੇ 
ਮਾਰ ਦਿੱਤਾ। (ਇਸ ਤਰ੍ਹਾਂ) ਸਾਰੀ ਪਰਜਾ ਨੂੰ (ਧਰਮ ਦੇ) ਮਾਰਗ __ਉਤੇ ਚਲਾ _ਦਿੱਤਾ। ੪। 
ਜਿਥੇ ਵੀ ਕਿਸੇ ਨੇ ਪਾਪ ਕੀਤਾ, ਉਥੇ _(ਉਸ ਨੂੰ) ਮਾਰ ਦਿੱਤਾ। ਸਾਰੀ ਪਰਜਾ ਨੂੰ 
ਧਰਮ _(ਦੀ ਵਿਧੀ) ਸਿਖਾ ਦਿੱਤੀ। ਸਭ ਨੂੰ _ਨਾਮ-ਸਿਮਰਨ ਅਤੇ __ ਦਾਨ ਦੇਣ ਦੀ 


ਜੁਗਤ 

ਦਸ ਦਿੱਤੀ ਅਤੇ ਜੈਨ _ਮਤ (ਸੰਸਾਰ ਵਿਚੋਂ) _ਦੂਰ _ਕਰ _ਦਿੱਤਾ। _੫। 
ਜਿਹੜੇ ਜਿਹੜੇ ਭਜ ਕੇ ਦੁਰਾਡੇ ਦੇਸ਼ਾਂ ਨੂੰ ਚਲੇ ਗਏ, ਜੈਨ ਮਤ ਵਿਚ ਉਹੀ ਰਹਿ 
ਮਾੜੇ 


0੨੧ 


ਗ 


ਗਏ, ਹੋਰ ਸਾਰੀ ਪਰਜਾ_ ਨੂੰ ਧਰਮ ਦੇ __ਰਸਤੇ ਉਤੇ ਲਾ ਦਿੱਤਾ ਅਤੇ ਸਾਰਿਆਂ ਨੂੰ 
ਰਸਤੇ ਤੋਂ ਹਟਾ ਕੇ ਸ਼ੁਭ _ਮਾਰਗ _ਉਤੇ _ਤੋਰ _ਦਿੱਤਾ।੬। 


ਵਿਚ _ਧਰਮ _ਕਰਮ _ਦੀ ਚੰਗੀ ਵਿਵਸਥਾ _ਕੀਤੀ। ਸਾਰੇ _ਕੁਪੰਥੀਆਂ ਨੂੰ ਸਹੀ ਮਾਰਗ _ਉਤੇ 
ਤੋਰ ਦਿੱਤਾ ਅਤੇ _ਪਾਪ ਕਰਮਾਂ ਤੋਂ (ਹਟਾ ਕੇ) ਧਰਮ _ਦੇ ਕਰਮਾਂ _ਵਿਚ _ਲਗਾ _ਦਿੱਤਾ।੭। 
ਦੰਹਰ” 

ਸਾਰੇ __ ਜੈਨ ਧਰਮੀ (ਸਹੀ ਧਰਮ) ਮਾਰਗ ਉਤੇ ਤੁਰ ਪਏ ਅਤੇ ਜੈਨ ਮਤ (ਜਗ 
ਵਿਚੋਂ) ਦੂਰ _ਹੋ__ਗਿਆ। (ਇਸ ਤਰ੍ਹਾਂ) ਮਨੁ _ਰਾਜੇ ਦਾ _ਉਜਲਾ _ਯਸ਼ _ਜਗਤ _ਵਿਚ _ਭਰਪੂਰ 
ਹੋ _ਗਿਆ। ੮। 

/ਟਲੇ ਡੀ ਲੰਝ=੍ਹ ਨਾਟਕ ਕੁੱਲ _ਦਾ ਆਨ ਰਾਜਾ #%ਵਤਾਰ ਸੋਲਹਵਾਂ ੭ਨ#੫ਤ; 
ਆਭਾ ਲਭ _ਹੰ/5੬/ 


ਕ੍ਰਿਸਨਾਵਤਾਰ 
5” ਫੰਹਿਗੁਰ ਲੀ _ਲੰੀ_ਛਤੇਹਾ 
ਤਾੰ _#ਕਾਲ _ਘਰਸ਼ ਲੀ _ਸਹਾਏ 
ਅਥ _ਕ੍ਰਿਸਨਾਵਤਾਰ ਇਕੀਸਮੋ ਕਥਨੰ" 
ਚੱਪਣ? 
ਅਬ _ਬਰਣੋ _ਕ੍ਰਿਸਨਾ ਅਵਤਾਰੂ। ਜੈਸ _ਭਾਤਿ ਬਪੁ _ਧਰਿਯੋ _ਮੁਰਾਰੂ। 
ਪਰਮ _ਪਾਪ ਤੇ ਭੂਮਿ ਡਰਾਨੀ। ਡਗਮਗਾਤ _ਬਿਧ _ਤੀਰਿ ਸਿਧਾਨੀ। ੧। 


ਬੁਹਮਾ ਗਯੋ __ਛੀਰ ਨਿਧਿ ਜਹਾ। ਕਾਲ ਪੁਰੁਖ ਇਸਥਿਤ ਥੇ _ਤਹਾ। 
ਕਹਿਯੋ ਬਿਸਨੁ _ਕਹੁ ਨਿਕਟਿ ਬੁਲਾਈ। ਕ੍ਰਿਸਨ ਅਵਤਾਰ _ਧਰਹੁ ਤੁਮ ਜਾਈ।੨। 


ਦੰਹਰਾ 
ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ। 
ਮਥੁਰਾ ਮੰਡਲ ਕੇ ਬਿਖੈ ਜਨਮੁ ਧਰੋ ਹਰਿ ਰਾਇ। ੩। 
ਚੱਪਣਾ 
ਜੇ ਜੇ ਕ੍ਰਿਸਨ ਚਰਿਤਰ ਦਿਖਾਏ। ਦਸਮ ਬੀਚ ਸਭ _ਭਾਖਿ ਸੁਨਾਏ। 
ਗ੍ਯਾਰਾ ਸਹਸ _ਬਾਨਵੇ _ਛੰਦਾ। ਕਹੇ ਦਸਮ ਪੁਰ _ਬੈਠਿ _ਅਨੰਦਾ। ੪। 


ਅਥ ਦੇਵੀ ਜੂ ਕੀ ਉਸਤਤ ਕਥਨੰ 
ਹਵੀਯਾਂ 
ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਭੈ ਸਗਨੰ ਗੁਨ ਹੀ ਧਰਿ ਹੋ। 
ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋ। 
ਬਿਨੁ ਚੈਡਿ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰਿ ਹੋ। 
ਤੁਮਰੋ ਕਰਿ ਨਾਮੁ ਕਿਧੋ ਤੁਲਹਾ ਜਿਮ ਬਾਕ ਸਮੁੰਦੁ ਬਿਖੈ ਤਰਿ ਹੋ। ੫। 
ਦੰਹਰਾ 
ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ। 
ਰਚੋ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ। ੬। 
੧. ਕਈਆਂ _ਹੱਥ-ਲਿਖਤਾਂ ਵਿਚ _ਇਨ੍ਹਾਂ _ਮਾਂਗਲਿਕ _ਉਕਤੀਆਂ _ਵਿਚ _ਕੁਝ _ਕੁ ਅੰਤਰ ਵੀ ਹੈ 


ਕ੍ਰਿਸਨਾਵਤਾਰ 
5੬ ` ਵਾਹਨ ਲੀ ਕੰ ਛੱਤਹ 
ਨੰ _%ਕਾਲ ਰਖ ਜੀ _ਸਹ/ਏ 
ਹੁਣ ਕ੍ਰਿਸਨਾਵਤਾਰ ਇਕੀਸਵੇਂ ਦਾ ਕਥਨ ਹੁੰਦਾ ਹੈ 
ਚੱਪਣ/ 
ਹੁਣ ਮੈਂ ਕ੍ਰਿਸ਼ਨ ਅਵਤਾਰ ਦੀ ਕਥਾ ਦਾ ਵਰਣਨ ਕਰਦਾ ਹਾਂ, ਜਿਸ ਤਰ੍ਹਾਂ ਕਿ 
ਵਿਸ਼ਣੂ ਨੇ _ (ਕ੍ਰਿਸ਼ਨ _ਦਾਂ) ਸਰੂਪ _ਧਾਰਨ _ਕੀਤਾ _ਸੀ। _ਘੋਰ ਪਾਪਾਂ _ਕਾਰਨ _ਧਰਤੀ ਭੈ _ਭੀਤ 
ਹੋ ਗਈ ਅਤੇ _ਡਗਮਗਾਉਂਦੀ _ਹੋਈ _ਬੁਹਮਾ _ਕੋਲ _ਗਈ। _ ੧। 
ਬੂਹਮਾ _(ਉਥੇ) _ਗਿਆ _ ਜਿਥੇ _ਛੀਰ _ਸਮੁੰਦਰ ਸੀ, _(ਕਿਉਂਕਿ) _'ਕਾਲ-ਪੁਰਖ” _ਉਥੇ 
ਬਿਰਾਜਮਾਨ _ਸਨ। (ਉਨ੍ਹਾਂ ਨੇ) ਵਿਸ਼ਣੂ ਨੂੰ ਕੋਲ ਬੁਲਾ ਕੇ ਕਿਹਾ -- ਤੂੰ ਜਾ ਕੇ ਕ੍ਰਿਸ਼ਨ 
ਅਵਤਾਰ _ਧਾਰਨ _ਕਰ। _੨। 
ਦੰਹਰ” 
ਕਾਲ-ਪੁਰਖ _ਦੀ ਆਗਿਆ ਨਾਲ ਸੰਤਾਂ ਦੀ ਸਹਾਇਤਾ _ਲਈ _ ਮਥੁਰਾ _ ਖੇਤਰ 
('ਮੰਡਲ') _ਵਿਚ _ਵਿਸ਼ਣੂ _ਨੇ _ਜਨਮ _ਧਾਰਨ _ਕੀਤਾ। _੩। 
ਜਪਣ 
ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਨੇ _ਵਿਖਾਏ (ਉਹ) ਸਾਰੇ _(ਭਾਗਵਤ ਪੁਰਾਣ ਦੇ) 
ਦਸਵੇਂ (ਸਕੰਧ ਵਿਚ) ਕਹੇ ਹੋਏ _ਹਨ। (ਉਸ ਨਾਲ) ਸੈਬੈਧਿਤ ਯਾਰ੍ਹਾਂ _ਸੌ_ਬਾਨਵੇਂ ਛੰਦ (ਮੈਂ) 
ਆਨੰਦਪੁਰ _ਵਿਚ _ਬੈਠ _ਕੇ _ਕਹੇ _ਹਨ। _ (ਬਾਕੀ _ਦੇ ਪਾਉਂਟਾ ਸਾਹਿਬ _ਵਿਚ _ਕਹੇ _ਗਏ 
ਸਨ)।੪। 


ਹੁਣ ਦੇਵੀ ਜੀ ਦੀ ਉਸਤਤ ਦਾ ਕਥਨ ਆਰੰਭ ਹੁੰਦਾ ਹੈ 


('ਬਾਕ”) ਰੂਪੀ ਸਮੁੰਦਰ ਤੋਂ _ਤਰ _ਸਕਦਾ _ਹਾਂ। _੫। 
ਦੰਹਰਾ 
ਹੇ ਮਨ! ਤੁੰ ਸ਼ਾਰਦਾ ਦਾ ਸਿਮਰਨ ਕਰ, _ਜਿਸ ਵਿਚ ਅਣਗਿਣਤ ਗੁਣ _ਹਨ। ਜਦੋਂ 


ਉਹ (ਮੇਰੇ ਉਤੇ) ਕ੍ਰਿਪਾ _ਕਰੇਗੀ, (ਤਦੋਂ ਮੈਂ) ਇਸ _ਭਾਗਵਤ _ਦੀ _ਰਚਨਾ _ਕਰਾਂਗਾ। _੬। 


੪ ਸੀ _ਦਸਮ-ਗ੍ੰਥ _ਸਾਹਿਬ 


ਕਾ/ਥਤੁ 
ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ। 
ਆਦਿ ਜਾ ਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸਰਨਿ _ਉਬਾਰਨ ਕਰਨ ਪੁਤਿਪਾਲ ਹੈ 
ਅਸੁਰ _ਸੰਘਾਰਨ ਅਨਿਕ ਦੁਖ _ਜਾਰਨ ਸੋ ਪਤਿਤ ਉਧਾਰਨ _ਛਡਾਏ ਜਮਜਾਲ ਹੈ 
ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ। ੭। 


ਹਾਵੀਯ” 
ਅਦੂ ਸੁਤਾ ਹੂੰ ਕੀ ਜੋ _ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ 
ਇੰਦੂ ਕੋ _ਰਾਜਹਿ ਕੀ ਦਵੈਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ 
ਜੋ ਜਪ ਕੈ ਇਹ ਸੇਵ ਕਰੈ ਬਰੁ ਕੋ ਸੁ ਲਹੈ ਮਨ ਇਛਤ ਸੋਊ 
ਲੋਕ ਬਿਖੈ ਉਹ ਕੀ ਸਮਤੁਲ ਗਰੀਬ ਨਿਵਾਜ ਨ ਦੂਸਰ ਕੋਊ। ੮। 


/ਛੱਤਾ ਸੀੰ_ਦੋਵਾੰ ਜੂ ਕੀ _&ਸਤਤ ਸਮਾਪਤ) 


ਅਥ ਪਿਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ 
ਨਾਵਲਾਂ 
ਦਈਤਨ ਕੇ ਭਰ ਤੇ ਡਰ ਤੇ ਜੁ ਭਈ ਪ੍ਰਿਥਮੀ ਬਹੁ ਭਾਰਹਿੰ ਭਾਰੀ। 
ਗਾਇ ਕੋ ਰੂਪੁ ਤਬੈ ਧਰ ਕੈ ਬੂਹਮਾ ਰਿਖਿ ਪੈ ਚਲਿ ਜਾਇ ਪੁਕਾਰੀ। 
ਬ੍ਰਹਮ ਕਹਿਯੋ ਤੁਮ ਹੂੰ ਹਮ ਹੂੰ ਮਿਲਿ ਜਾਹਿ ਤਹਾ ਜਹ ਹੈ ਬੂਤਿਧਾਰੀ। 
ਜਾਇ ਕਰੈ _ਬਿਨਤੀ ਤਿਹ ਕੀ _ਰਘੁਨਾਥ ਸੁਨੋ ਇਹ ਬਾਤ _ਹਮਾਰੀ। ੯ 


ਬੁਹਮ ਕੋ ਅਗੂ ਸਭੈ ਧਰ ਕੈ ਸੁ ਤਹਾ ਕੋ ਚਲੇ ਤਨ ਕੇ ਤਨੀਆ 

ਤਬ ਜਾਇ ਪੁਕਾਰ ਕਰੀ ਤਿਹ ਸਾਮੁਹਿ ਰੋਵਤ ਤਾ ਮੁਨਿ ਜ੍ ਯੋ ਹਨੀਆ। 
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮਨ ਭੀਤਰ ਯੋ ਗਨੀਆ। 

ਜਿਮ ਲੂਟੇ ਤੈ ਅਗੂਜ ਚਉਧਰੀ ਕੈ ਕੁਟਵਾਰ ਪੈ ਕੂਕਤ ਹੈ ਬਨੀਆ। ੧0। 


ਲੈ ਬੂਹਮਾ ਸੁਰ ਸੈਨ ਸਭੈ ਤਹ ਦਉਰਿ ਗਏ ਜਹ ਸਾਗਰ ਭਾਰੀ। 

ਗਾਇ ਪ੍ਰਨਾਮ ਕਰੋ ਤਿਨ ਕੋ ਅਪੁਨੇ ਲਖਿ ਬਾਰ ਨਿਵਾਰ ਪਖਾਰੀ। 

ਪਾਇ ਪਰੇ _ਚਤੁਰਾਨਨ ਤਾਹਿ ਕੇ ਦੇਖਿ ਬਿਮਾਨ ਤਹਾ ਬੂਤਿਧਾਰੀ। 

ਬੁਹਮ _ਕਹਿਯੋ ਬੁਹਮਾ ਕਹੁ ਜਾਹੁ ਅਵਤਾਰ ਲੈ ਮੈ ਜਰ _ਦੈਤਨ ਮਾਰੀ। ੧੧। 


ਕ੍ਰਿਸਨਾਵਤਾਰ ਪ 

ਕਾ/ਸੱਤਾ 
ਚੋਡਿਕਾ (ਦੁਰਗਾ) _ਸਾਰੇ _ਕਸ਼ਟਾਂ ਨੂੰ ਨਸ਼ਟ _ਕਰਨ _ਵਾਲੀ (ਅਤੇ ਸਾਰੇ ਕੰਮਾਂ ਨੂੰ) 
ਸਿੱਧ _ਕਰਨ _ਵਾਲੀ, (ਸੰਸਾਰ ਸਮੁੰਦਰ ਤੋਂ) _ਪਾਰ _ਕਰਨ _ਵਾਲੀ _ਅਤੇ ਵੱਡੇ _ਨੇਤ੍ਰਾਂ _ਵਾਲੀ 


ਹੈ। ਜਿਸ ਦੇ ਮੁੱਢ ਦਾ (ਪਤਾ _ਲਗਾ ਸਕਣਾ) ਕਠਿਨ ਹੈ, (ਜਿਸ ਦੇ) ਅੰਤ ਦਾ ਆਰ 
ਪਾਰ ਨਹੀਂ ਹੈ, (ਜੋ) ਸ਼ਰਨ ਵਿਚ ਆਇਆਂ ਨੂੰ ਬਚਾਉਣ ਵਾਲੀ _ਅਤੇ ਪ੍ਰਤਿਪਾਲਣ ਵਾਲੀ 
ਹੈ 'ਤਾਂ ਨੂੰ ਨਸ਼ਟ ਕਰਨ ਵਾਲੀ ਹੈ, ਅਨੇਕਾਂ ਦੁਖਾਂ ਨੂੰ _ਸਾੜਨ ਵਾਲੀ ਹੈ, _ਪਾਪੀਆਂ 


ਨੂੰ ਤਾਰਨ 

ਯੋਗ ਹੈ, ਸ੍ਰੇਸ਼ਠ ਬੁੱਧੀ ਪ੍ਰਦਾਨ ਕਰਨ _ਵਾਲੀ ਹੈ, (ਉਸ ਦੇ) ਵਰ ਦੇਣ ਨਾਲ ਦਾਸ (ਇਸ) 
ਗ੍ਰੰਥ ਨੂੰ ਛੇਤੀ _ਹੀ ਤਿਆਰ _ਕਰ _ਲਵੇਗਾ। _੭। 

੭ਾਵੀਯਾ 


/ਟੈਲੇ ਸੰ ਦੋਵਾਂ ਨੰ ਲੀ ਲਸ਼ਤਤ ਅ#ਘਤ ਹੁੰਦਾਂ 29 
ਹੁਣ ਪ੍ਰਿਥਮੀ ਨੇ ਬੁਹਮਾ ਕੋਲ ਪੁਕਾਰ ਕੀਤੀ 


ਅਤੇ ਡਰ ਨਾਲ ਜੋ ਧਰਤੀ ਬਹੁਤ ਭਾਰ ਕਰ _ਕੇ ਭਾਰੀ ਹੋ_ਗਈ 

ਧਾਰ ਕੇ ਬ੍ਰਹਮਾ ਕੋਲ ਜਾ ਕੇ ਪੁਕਾਰ ਕੀਤੀ। ਬੂਹਮਾ (ਨੇ 
ਇਕੱਠੇ ਮਿਲ ਕੇ ਉਥੇ ਜਾਈਏ, _ਜਿਥੇ ਵਿਸ਼ਣੂ ਰਹਿੰਦਾ ਹੈ 
ਕੇ ਉਸ ਬੇਨਤੀ _ਕਰੀਏ--ਹੇ _ਰਘੂਨਾਥ! ਸਾਡੀ _ਇਹ _ਬੇਨਤੀ _ਸੁਣੋ। _੯ 


ਸਾਰੇ (ਦੇਵਤੇ) ਬੂਹਮਾ ਨੂੰ _ਅਗੇ _ਕਰ _ਕੇ ਤਨ ਦੇ ਬਲ ਨਾਲ ਉਥੋਂ ਤੁਰ ਪਏ। 
ਤਦੋਂ ਉਸ ਦੇ ਸਾਹਮਣੇ (ਮੁਨੀ ਆਦਿ ਨੇ) ਜਾ ਕੇ ਪੁਕਾਰ ਕੀਤੀ ਅਤੇ ਮੁਨੀ (ਇੰਜ ਰੋਣ 
ਲਗੇ) ਜਿਵੇਂ _ਕਿਸੇ ਨੇ ਮਾਰਿਆ ਹੁੰਦਾ ਹੈ। _ਉਸ ਦ੍ਰਿਸ਼ ਦੀ ਬਹੁਤ (ਹੀ ਚੰਗੀ) ਉਪਮਾ 
(ਆਪਣੇ) ਮਨ ਵਿਚ ਇਸ ਤਰ੍ਹਾਂ ਵਿਚਾਰੀ ਹੈ ਕਿ ਜਿਵੇਂ (ਕੋਈ) ਬਾਣੀਆ ਲੁਟੇ 


ਨੇ 
ਤੇ ਚੌਧਰੀ ਨੂੰ _ਅਗੇ _ਕਰ _ਕੇ _ਕੋਤਵਾਲ _ਕੋਲ ਪੁਕਾਰ _ਕਰਦਾ _ਹੈ। _੧0। 


ਬੁਹਮਾ (ਆਪਣੇ ਨਾਲ) ਦੇਵਤਿਆਂ ਦੇ ਸਾਰੇ ਦਲ ਲੈ ਕੇ, ਭਜ ਕੇ ਉਥੇ ਗਿਆ, 
ਜਿਥੇ ਭਾਰੀ _(ਛੀਰ) ਸਮੁੰਦਰ _ਸੀ। (ਧਰਤੀ ਰੂਪੀ) ਗਊ ਨੇ ਉਨ੍ਹਾਂ ਨੂੰ _ਪੁਣਾਮ ਕੀਤਾ, ਅਤੇ 
ਆਪਣੇ _ਨੇਤ੍ਰਾਂ _('ਲਖਿ”) ਦੇ ਜਲ _('ਬਾਰਨਿ”) ਨਾਲ (ਉਨ੍ਹਾਂ ਦੇ) ਦਰ ਨੂੰ ਧੋ _ਦਿੱਤਾ। ਉਥੇ 
ਵਿਮਾਨ ਵਿਚ (ਬੈਠੇ) ਵਿਸ਼ਣੂ ਨੂੰ ਵੇਖ ਕੇ ਉਨ੍ਹਾਂ ਦੇ ਚਰਨਾਂ ਉਤੇ ਬ੍ਰਹਮਾ _ਡਿਗ _ਪਿਆ। 
ਪਰਮ _ਸੌਤਾ ਨੇ ਬ੍ਰਹਮਾ ਨੂੰ _ਕਿਹਾ--ਤੂੰ ਜਾ, ਮੈਂ ਅਵਤਾਰ ਧਾਰ ਕੇ, ਦੈਂਤਾਂ ਦੀ ਜੜ੍ਹ _ਪੁਟ 
ਦਿਆਂਗਾ। _ ੧੧। 


ਦਾ ਰੂਪ 
ਤੇ ਮੈਂ 


੬ ਸੀ _ਦਸਮ-ਗ੍ਰੰਥ _ਸਾਹਿਬ 


ਸੁਉਨਨ ਮੈ ਸੁਨਿ ਬ੍ਰਹਮ ਕੀ ਬਾਤ ਸਬੈ ਮਨ ਦੇਵਨ ਕੇ ਹਰਖਾਨੇ। 
ਕੈ ਕੈ ਪੁਨਾਮ ਚਲੇ ਗ੍ਰਿਹਿ ਆਪਨ ਲੋਕ ਸਭੈ ਅਪੁਨੇ ਕਰ ਮਾਨੇ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨ ਮੈ ਪਹਿਚਾਨੇ। 
ਗੋਧਨ _ਭਾਤਿ ਗਯੋ ਸਭ ਲੋਕ ਮਨੋ ਸੁਰ ਜਾਇ ਬਹੋਰ ਕੈ ਆਨੇ। ੧੨। 
ਲੁਹਆ ਭਾਲ/ __ ਦੌਹਰਾ 
ਫਿਰਿ ਹਰਿ ਇਹ ਆਗਿਆ ਦਈ ਦੇਵਨ ਸਕਲ ਬੁਲਾਇ। 
ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰਿ ਹੋ ਆਇ। ੧੩। 
ਬਾਤ ਸੁਨੀ ਜਬ _ਦੇਵਤਨ ਕੋਟਿ ਪੁਨਾਮ ਜੁ __ਕੀਨ। 
ਆਪ ਸਮੇਤ ਸੁ _ਧਾਮੀਐ ਲੀਨੇ ਰੂਪ _ਨਵੀਨ। _੧੪। 
ਰੂਪ ਧਰੇ ਸਭ ਸੁਰਨ ਯੌ _ਭੂਮਿ ਮਾਹਿ ਇਹ ਭਾਇ। 
ਅਬ ਲੀਲਾ ਸ੍ਰੀ ਦੇਵਕੀ ਮੁਖ ਤੇ ਕਹੋ ਸੁਨਾਇ। ੧੫। 
/ਏਤਾ ਤੀ /ਕੈਨ੍ਨ_ #ਵਤਾਰ ਨੂੰਡੋਂ _ਲਰਨਨੰ _ਸਮਘਤੰ/ 
ਅਥ ਦੇਵਕੀ ਕੋ ਜਨਮ ਕਥਨੰ 
ਦੰਹਰਾ 
ਉਗ੍ੁਸੈਨ ਕੀ ਕੰਨਿਕਾ ਨਾਮ ਦੇਵਕੀ _ਤਾਸ। 
ਸੋਮਵਾਰ ਦਿਨ _ਜਠਰ ਤੇ ਕੀਨੋ ਤਾਹਿ _ਪੁਕਾਸ। ੧੬। 
/ਏ/ਤ ਦੋਵਕਾੀੰਂ ਕੱ _ਸਨਮ _ਠਰਨਨੰੰ_/ਥਮ /ਨਆਨ/ਣ _ਨਆਪਤਨ/ 
ਅਥ ਦੇਵਕੀ ਕੋ _ਬਰੁ ਢੂੰਢਬੋ ਕਥਨੰ 
ਦੰਹਰਾ 
ਜਬੈ ਭਈ ਵਹਿ ਕੈਨਿਕਾ ਸੁੰਦਰ ਬਰ ਕੈ ਜੋਗੁ। 
ਰਾਜ ਕਹੀ _ਬਰ ਕੇ _ਨਿਮਿਤ ਢੂਢਹੁ ਅਪਨਾ _ਲੋਗ।੧੭। 
ਦੂਤ ਪਠੇ ਤਿਨ ਜਾਇ ਕੈ ਨਿਰਖ੍ਯੋ ਹੈ ਬਸੁਦੇਵ। 
ਮਦਨ ਬਦਨ ਸੁਖ ਕੋ _ਸਦਨੁ _ਲਖੈ ਤਤ ਕੋ ਭੇਵ।੧੮। 


ਕਾਭਤੁ 
ਦੀਨੋ ਹੈ ਤਿਲਕੁ ਜਾਇ ਭਾਲਿ ਬਸੁਦੇਵ ਜੂ ਕੇ _ਡਾਰਿਯੋ ਨਾਰੀਏਰ ਗੋਦ ਮਾਹਿ ਦੈ ਅਸੀਸ ਕੌ। 
ਦੀਨੀ ਹੈ ਬਡਾਈ ਪੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨਿ ਭਾਈ ਅਉਰ ਈਸਨ ਕੇ ਈਸ ਕੌ। 


ਮਨ ਜੁ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾ ਕੀ ਸੋਭਾ ਸਭ ਭਾਈ ਮਨ ਮਧ ਘਰਨੀਸ ਕੋ। 
ਸਾਰੇ ਜਗ ਗਾਈ" ਜਿਨਿ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ ਬੀਸ ਤੀਸ ਕੋ।੧੯। 


ਕ੍ਰਿਸਨਾਵਤਾਰ ਨ 


ਨੂੰ ਆਪਣਾ ਕਰ ਕੇ ਮੰਨ ਲਿਆ। ਉਸ ਦ੍ਰਿਸ਼ ਦੀ ਉਪਮਾ ਨੂੰ ਮਹਾ ਕਵੀ ਨੇ ਆਪਣੇ ਮਨ 
ਵਿਚ (ਇਸ ਤਰ੍ਹਾਂ) ਪਛਾਣਿਆ ਮਾਨੋ ਸਾਰੇ ਲੋਕ _ਗਊਆਂ ਦੇ ਵਗ _('ਗੋਧਨ”) ਵਾਂਗ (ਗੁੰਮ 
ਗਏ ਹੋਣ ਅਤੇ) ਦੇਵਤਿਆਂ ਨੇ ਮੋੜ ਕੇ ਲਿਆਉਂਦਾ _ਹੋਵੇ। _੧੨। 
ਝ੍ਹਆ ਨੇ /ਕੈਹਾ / ਦਹਰਾ 
ਹਰਿ ਨੇ ਫਿਰ ਸਾਰਿਆਂ ਦੇਵਤਿਆਂ ਨੂੰ ਬੁਲਾ ਕੇ ਆਗਿਆ ਦਿੱਤੀ--ਤੁਸੀਂ ਜਾ ਕੇ 
(ਗੋਕੁਲ ਵਿਚ) ਰੂਪ _ਧਾਰੋ, ਮੈਂ _ਵੀ (ਕ੍ਰਿਸ਼ਨ ਅਵਤਾਰ) _ਧਾਰਨ _ਕਰ _ਕੇ _ਆਵਾਂਗਾ। _੧੩। 
ਜਦੋਂ ਦੇਵਤਿਆਂ (ਨੇ ਹਰਿ ਦੀ ਇਹ) ਗੱਲ ਸੁਣੀ, (ਤਾਂ) ਕ੍ਰੋੜਾਂ ਵਾਰ ਪ੍ਰਣਾਮ ਕੀਤਾ 
ਅਤੇ _ ਆਪਣੀਆਂ _ ਇਸਤਰੀਆਂ _ ਸਮੇਤ _ਨਵੇਂ ਰੂਪ _ਧਾਰਨ _ਕਰ _ਲਏ। _੧੪। 
ਇਸ ਤਰ੍ਹਾਂ ਸਾਰੇ ਦੇਵਤੇ (ਨਵੇਂ ਮਨੁੱਖ) ਰੂਪ _ਧਾਰਨ _ਕਰ _ਕੇ _ਧਰਤੀ ਉਤੇ _ਆਏ। 
ਹੁਣ _ਦੇਵਕੀ ਦੀ ਲੀਲ੍ਹਾ ਨੂੰ ਮੁਖੋਂ _ਕਹਿ _ਕੇ ਸੁਣਾਉਂਦਾ ਹਾਂ। _੧੫। 
/ਏਥੋ ਹੀ /ਕਲਸਨਾ #%ਵਤਾਰ ਧਾਰਨ ਕਰਨ ਦਾ ਵਰਣਨ ਨਆ&ਤ/ 
ਹੁਣ ਦੇਵਕੀ ਦੇ ਜਨਮ ਦਾ ਕਥਨ 
ਦੰਹਰਾ 
ਉਗੂਸੈਨ ਦੀ ਕੰਨਿਆ, ਜਿਸ ਦਾ ਨਾਂ 'ਦੇਵਕੀ” ਸੀ, ਸੋਮਵਾਰ ਦੇ ਦਿਨ (ਮਾਤਾ ਦੀ) 
ਕੁੱਖ _ਵਿਚੋਂ _(ਜਗਤ _ ਵਿਚ) _ਪੁਗਟ _ਹੋਈ। _੧੬। 
/ਏਲੋਂ_ਟੋਵਕਾ ਦੇ _ਸਨ% ਦੇ ਵਰਣਨ ਦੇ ਘੰਹਲੇ /ਨਿ#/ਲ ਦੀ _ਆ੫ਤੰ/ 
ਹੁਣ ਦੇਵਕੀ ਦੇ ਵਰ ਢੂੰਢਣ ਦੇ ਕਥਨ ਦਾ ਆਰੌਭ 
ਦੰਹਰਾ 
ਜਦੋਂ ਉਹ ਸੁੰਦਰ ਕੰਨਿਆ (ਦੇਵਕੀ) ਵਰ ਦੇ ਯੋਗ ਹੋਈ (ਤਦੋਂ) ਰਾਜੇ ਨੇ ਆਪਣੇ 
ਲੋਕਾਂ ਨੂੰ (ਉਸ) ਲਈ ਵਰ _ਲਭਣ _ਦੀ _ਗੌਲ _ਕਹੀ। _੧੭। 
ਇਸ ਪ੍ਰਥਾਇ ਭੇਜੇ ਗਏ ਦੂਤ ਨੇ ਜਾ ਕੇ ਬਸੁਦੇਵ ਨੂੰ ਵੇਖਿਆ (ਜੋ) _ਕਾਮਦੇਵ 
ਸਮਾਨ (ਸੁੰਦਰ) ਮੁਖੜੇ _ਵਾਲਾ, ਸੁਖਾਂ ਦਾ _ਘਰ ਅਤੇ ਤੱਤਾਂ ਦੇ ਭੇਦ ਨੂੰ ਜਾਣਨ _ਵਾਲਾ 
ਸੀ।੧੮। 
ਕਾ/ਸੱਤਾ 
(ਦੂਤ ਨੇ) ਜਾ ਕੇ 'ਬਸੁਦੇਵ” ਦੇ ਮੇਥੇ ਤਿਲਕ ਦੇ ਦਿੱਤਾ ਅਤੇ ਝੋਲੀ ਵਿਚ ਨਾਰੀਅਲ 
ਪਾ ਕੇ ਅਸੀਸ ਦਿੱਤੀ। (ਇਸ ਤਰ੍ਹਾਂ ਦੀ) ਵਡਿਆਈ _(ਬਸੁਦੇਵ ਨੂੰ) ਦਿੱਤੀ, ਜੋ _ਮਿਠਿਆਈ 
ਤੋਂ ਵੀ ਮਿੱਠੀ ਸੀ ਅਤੇ ਸਾਰਿਆਂ ਲੋਗਾਂ ਦੇ _ਮਨ ਨੂੰ ਅਤੇ ਸਾਰਿਆਂ ਰਾਜਿਆਂ ਦੇ ਰਾਜੇ 
(ਉਗ੍ਰਸੈਨ) ਨੂੰ ਚੈਗੀ ਲਗੀ। ਜੋ _(ਉਸ ਦੇ) ਮਨ ਵਿਚ ਆਈ, ਉਹੀ (ਸੋਭਾ) ਕਹਿ ਕੇ (ਦੂਤ 
ਨੇ ਰਾਜੇ ਨੂੰ) ਸੁਣਾਈ, (ਜੋ) ਸਭਨਾਂ ਨੂੰ ਅਤੇ ਰਾਜੇ (ਅਥਵਾ _ਪਟਰਾਣੀ) ਦੇ ਮਨ ਨੂੰ ਚੰਗੀ 
ਲਗੀ। _(ਇਸ ਨਵੇਂ ਸੰਬੰਧ) ਦੀ ਸੋਭਾ ਸਾਰੇ ਜਗਤ ਨੇ ਗਾਈ ਅਤੇ (ਜਿਸ ਨੇ ਉਹ) ਸ਼ੋਭਾ 
ਸੁਣ ਕੇ ਅਗੇ ਗਾਈ ਹੈ, ਉਹ (ਉਥੋਂ ਅਗੇ) ਇਕ ਲੋਕ ਕੀ, _ਵੀਹ-ਤੀਹ ਲੋਕ ਤਕ ਪਸਰ 
ਗਈ ਹੈ। (ਅਰਥਾਤ ਸਾਰੇ ਸੰਸਾਰ ਵਿਚ _ਬਸੁਦੇਵ ਦੀ ਸੋਭਾ ਪਸਰੀ ਹੋਈ ਹੈ)। ੧੯। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਕੰਸ ਬਾਸ ਦੇਵੈ ਤਬੈ ਜੋਰਿਓ ਬ੍ਯਾਹ _ਸਮਾਜ। 
ਪ੍ਰਸੰਨ ਭਏ ਸਭ _ਧਰਨਿ ਮੈ _ਬਾਜਨ ਲਾਗੇ _ਬਾਜ। ੨0। 
ਅਥ ਦੇਵਕੀ ਕੋ ਬ੍ਯਾਹ ਕਥਨੰ 
ਹਾਵੀਯਾਂ 
ਆਸਨਿ ਦਿਜਨ ਕੋ ਧਰ ਕੈ ਤਰਿ ਤਾ ਕੋ ਨਵਾਇ ਲੈ ਜਾਇ ਬੈਠਾਯੋ। 
ਕੰਕਮ ਕੋ_ਘਸ ਕੈ ਕਰਿ ਪੁਰੋਹਿਤ ਬੇਦਨ ਕੀ ਧੁਨਿ ਸਿਉ ਤਿਹ ਲਾਯੋ। 
ਡਾਰਤ ਫੂਲ ਪੰਚਾਮ੍ਤਿ ਅਛਤ _ਮੰਗਲਚਾਰ ਭਇਓ _ਮਨ_ਭਾਯੋ। 
ਭਾਟ ਕਲਾਵੰਤ ਅਉਰ _ਗੁਨੀ ਸਭ ਲੈ ਬਖਸੀਸ ਮਹਾ ਜਸੁ _ਗਾਯੋ। _੨੧। 


ਦੰਹਰਾ 
ਰੀਤਿ _ਬਰਾਤਿਨ ਦੁਲਹ ਕੀ ਬਾਸੁਦੇਵ ਸਭ _ਕੀਨ। 
ਤਬੈ ਕਾਜ ਚਲਬੇ ਨਿਮਿਤ ਮਥੁਰਾ ਮੈ ਮਨੁ _ਦੀਨ। ੨੨। 
ਬਾਸ ਦੇਵ ਕੋ ਆਗਮਨ _ਉਗੂਸੈਨ ਸੁਨਿ _ਲੀਨ। 
ਚਮੂ ਸਬੈ _ਚਤੁਰੈਗਨੀ ਭੇਜਿ _ਅਗਾਊ _ਦੀਨ। _੨੩। 
੭ਾਵੀਯਾ 
ਆਪਸ ਸੈ ਮਿਲਬੇ ਹਿਤ ਕਉ ਦਲ ਸਾਜ ਚਲੇ ਧੁਜਨੀ ਪਤਿ ਐਸੇ। 
ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਿਨਾ ਪਤਿ ਕੈਸੇ। 
ਰੰਚਕ ਤਾ ਛਬਿ ਢੂੰਢਿ ਲਈ ਕਬਿ ਨੈ ਮਨ ਕੇ ਫੁਨਿ ਭੀਤਰ ਮੈ ਸੇ। 
ਦੇਖਨ ਕਉਤਕਿ _ਬਿਆਹਹਿ ਕੋ _ਨਿਕਸੇ ਇਹੁ ਕੁੰਕੁਮ ਆਨੰਦ ਜੈਸੇ। ੨੪। 
ਦੰਹਰਾ 
ਕੰਸ ਅਉਰ ਬਸੁਦੇਵ ਜੂ ਆਪਸਿ ਮੈ ਮਿਲਿ ਅੰਗ। 
ਤਬੈ ਬਹੁਰਿ ਦੇਵਨ ਲਗੇ _ਗਾਰੀ ਰੰਗਾ ਰੰਗ। ੨੫। 
ਨੱਰਠਾ 
ਦੁੰਦਭਿ ਤਬੈ ਬਜਾਇ ਆਏ ਜੋ ਮਥੁਰਾ ਨਿਕਟਿ। 
ਤਾ ਛਬਿ ਕੋ ਨਿਰਖਾਇ ਹਰਖ ਭਇਓ ਹਰਿਖਾਇ ਕੈ। ੨੬। 
੭ਾਵੀਯਾ 
ਆਵਤ ਕੋ ਸੁਨਿ ਕੈ ਬਸੁਦੇਵਹਿ ਰੂਪ ਸਜੇ ਅਪੁਨੇ ਤਨਿ ਨਾਰੀ। 
ਗਾਵਤ ਗੀਤ _ਬਜਾਵਤ ਤਾਲਿ ਦਿਵਾਵਤਿ ਆਵਤ ਨਾਗਰਿ _ਗਾਰੀ। 
ਕੋਠਨ ਧੈ ਨਿਰਖੈ ਚੜਿ _ਭਾਮਿਨ' ਤਾ ਛਬਿ ਕੀ ਉਪਮਾ ਜੀਅ ਧਾਰੀ। 
ਬੈਠਿ ਬਿਵਾਨ ਕੁਟੈਬ ਸਮੇਤ ਸੁ ਦੇਖਤ ਦੇਵਨ ਕੀ ਮਹਤਾਰੀ। ੨੭। 


੧. 


“ਭਾਮਨਿ” 


ਕ੍ਰਿਸਨਾਵਤਾਰ ੮੯ 


ਦੰਹਰਾ 
ਕੰਸ ਅਤੇ ਬਸੁਦੇਵ ਨੇ ਵਿਆਹ ਦੀ ਵਿਵਸਥਾ _ਕੀਤੀ। _ਸਾਰੀ _ਧਰਤੀ ਉਤੇ ਖੁਸ਼ੀ 
ਖਿਲਰ _ ਗਈ _ ਅਤੇ _ਵਾਜੇ _ਵਜਣ ਲਗ _ਪਏ। _੨0। 
ਹੁਣ ਦੇਵਕੀ ਦੇ ਵਿਆਹ ਦਾ ਕਥਨ 
ਨਾਵੰਯਾ 


ਬ੍ਰਾਹਮਣਾਂ ਨੂੰ _ਆਸਣਾਂ ਉਤੇ ਬਿਠਾ ਕੇ ਉਨ੍ਹਾਂ ਦੇ ਨੇੜੇ _(ਬਸੁਦੇਵ) ਨੂੰ ਲੈ ਜਾ ਕੇ 
ਬਿਠਾਇਆ। ਪ੍ਰੋਹਤ ਨੇ _ਕੇਸਰ _ਘਸਾ ਕੇ, ਵੇਦਾਂ ਦੇ ਮੰਤ੍ਰਾਂ ਦਾ _ਉੱਚਾਰਣ ਕਰਦਿਆਂ _ਉਸ 
(ਬਸੁਦੇਵ) ਨੂੰ (ਤਿਲਕ) _ ਲਗਾ _ਦਿੱਤਾ। _(ਬਸੁਦੇਵ _ਦੇ _ਉਪਰ) _ਫੁਲ _ਵਰਸਾਏ _ਗਏ, 
ਪੰਚਾਮ੍ਰਿਤ ਤੇ ਚਾਵਲ _ ਅਤੇ _ਮੰਗਲਾਚਾਰ _(ਦੇ ਪਦਾਰਥਾਂ _ਨਾਲ) _(ਬਸੁਦੇਵ ਦਾ) ਮਨ 
ਭਾਉਂਦਾ _(ਪੂਜਨ) _ਕੀਤਾ _ਗਿਆ। _ ਭੰਡ, _ਕਲੌਂਤ _ਅਤੇ _ਹੋਰ _ਸਭ _ ਤਰ੍ਹਾਂ _ਦੇ _ਗੁਣਵਾਨਾਂ ਨੇ 
ਬਹੁਤ ਯਸ਼ _ਗਾਇਆ _ ਅਤੇ _ਬਖਸ਼ੀਸ਼ਾਂ _ਲਈਆਂ। _ ੨੧। 


ਬਸੁਦੇਵ ਨੇ _ਜਾਂਵੀਆਂ _ ਅਤੇ _ ਲਾੜੇ _ਦੀਆਂ _ ਸਾਰੀਆਂ ਰੀਤਾਂ _ਪੂਰੀਆਂ _ਕੀਤੀਆਂ। 
ਉਪਰੰਤ _ਮਥੁਰਾ _ਵਲ _ਚਲਣ _ਲਈ _ਮਨ ਨੂੰ ਮੋੜਿਆ ਹੈ। _੨੨। ਬਸੁਦੇਵ ਦਾ ਆਉਣਾ 


(ਜਦੋਂ) _ਉਗੂਸੈਨ ਨੇ ਸੁਣ _ਲਿਆ (ਤਾਂ) ਚਾਰ ਤਰ੍ਹਾਂ _ਦੀ _ਆਪਣੀ _ਸਾਰੀ _ਸੈਨਾ _ਅਗਵਾਨੀ 
ਲਈ _ ਭੇਜ _ਦਿੱਤੀ। _੨੩। 


ਨਾਵੀਲਾ 
ਆਪੋ ਵਿਚ ਮਿਲਣ ਲਈ ਸੈਨਾਵਾਂ ਨੂੰ ਸਜਾ ਕੇ _ਸੈਨਾਪਤੀ ਇਸ ਤਰ੍ਹਾਂ ਚਲ _ਪਏ। 

ਸੈਨਾਪਤੀਆਂ ਨੂੰ ਕਪੜਿਆਂ ਉਤੇ ਕੇਸਰ ਪਾ ਕੇ ਲਾਲ ਕੀਤਾ ਹੋਇਆ ਸੀ ਅਤੇ ਕਿਸ ਤਰ੍ਹਾਂ 

ਉਹ ਰੰਗਾਂ _ਨਾਲ ਭਰੇ _ਹੋਏ _ਸਨ। _ਉਸ ਸੁੰਦਰਤਾ ਦੀ ਥੋੜੀ ਜਿੰਨੀ ਸ਼ੋਭਾ ਕਵੀ ਨੇ ਆਪਣੇ 

ਮਨ ਵਿਚ ਢੂੰਡ ਲਈ ਹੈ ਜਿਵੇਂ ਵਿਆਹ ਦੇ ਕੌਤਕ ਨੂੰ ਵੇਖਣ ਵਾਸਤੇ ਆਨੰਦ _ਹੀ ਕੇਸਰ 

ਰੂਪ ਹੋ ਕੇ ਬਾਹਰ ਨਿਕਲਿਆ _ਹੈ। _੨੪। 

ਦੰਹਰਾ 


ਕੰਸ ਅਤੇ _ਬਸੁਦੇਵ ਆਪਸ _ਵਿਚ _ਗਲ _ਲਗ ਕੇ ਮਿਲੇ। _ਤਦੋਂ ਫਿਰ (ਇਕ ਦੂਜੇ 
ਨੂੰ) _ਵੈਨ _ ਸੁਵੈਨੀਆਂ _ ਗਾਲ੍ਹਾਂ _(ਸਿਠਣੀਆਂ) _ਦੇਣ _ਲਗੇ। _੨੫। 


(ਤਦੋਂ) ਧੌਂਸੇ ਵਜਾਉਂਦੇ ਹੋਏ ਜਾਂਵੀ ਮਥੁਰਾ ਦੇ ਨੇੜੇ _ਪਹੁੰਚੇ। ਉਸ ਵੇਲੇ ਦੀ ਰੌਣਕ 
ਵੇਖ ਕੇ ਆਨੰਦ _ਵੀ _ਆਨੰਦਿਤ ਹੋ ਰਿਹਾ _ਸੀ। _੨੬। 
੭ਾਵੀਯਾ 

ਬਸੁਦੇਵ ਦਾ _(ਜੰਵ ਨਾਲ) ਆਉਣਾ ਸੁਣ ਕੇ ਇਸਤਰੀਆਂ ਨੇ _ਆਪਣੇ _ਸ਼ਰੀਰਾਂ ਨੂੰ 
ਸਜਾ _ ਲਿਆ। _ (ਉਹ) _ ਸੁਘੜ _ ਨਾਰੀਆਂ _ ਗੀਤ _ ਗਾਉਂਦੀਆਂ, _ ਤਾੜੀਆਂ _ ਵਜਾਉਂਦੀਆਂ _(ਅਤੇ 
ਸਿਠਣੀਆਂ) ਦਿੰਦੀਆਂ _ਦਿਵਾਉਂਦੀਆਂ _ਆ ਰਹੀਆਂ _ਸਨ। _(ਕਈ) _ਕੋਠਿਆਂ ਉਤੇ ਚੜ੍ਹ _ਕੇ 
ਉਨ੍ਹਾਂ _ਨੂੰ _ਵੇਖਦੀਆਂ ਸਨ, _ਉਸ ਦ੍ਰਿਸ਼ ਦੀ ਉਪਮਾ (ਕਵੀ ਨੇ ਆਪਣੇ) ਮਨ ਵਿਚ (ਇਸ 
ਤਰ੍ਹਾਂ) ਧਾਰਨ _ਕੀਤੀ (ਮਾਨੋ) ਦੇਵਤਿਆਂ ਦੀਆਂ ਮਾਂਵਾਂ _ਕੁਟੁਬਾਂ ਸਮੇਤ _ਵਿਮਾਨਾਂ _ਵਿਚ _ਬੈਠ 
ਕੇ ਵੇਖਣ (ਲਈ _ ਆਈਆਂ _ਹੋਣ)। _੨੭। 


02੧੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾ/ਥਤੁ 


ਬਾਸੁਦੇਵ ਆਇਓ ਰਾਜੈ ਮੰਡਲ ਬਨਾਇਓ 

ਮਨਿ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ। 
ਸੁਗੈਧਿ ਲਗਾਯੋ _ਰਾਗ _ਗਾਇਨਨ ਗਾਯੋਂ 

ਤਿਸੈ ਬਹੁਤ ਦਿਵਾਯੋ ਬਰ _ਲਿਆਯੋ ਜੋ ਪਰਖ ਕੈ। 
ਛਾਤੀ ਹਾਥ _ਲਾਯੋ ਸੀਸ _ਨਿਆਯੋ _ਉਗੂਸੈਨ ਤਬੈ 
ਆਦਰ _ਪਠਾਯੋ ਪੂਜ ਮਨ ਮੈ ਹਰਖ ਕੈ। 

ਭਯੋ ਜਨੁ _ਮੰਗਨ ਨ ਭੂਮਿ ਪਰ ਬਾਦਰ ਸੋ 

ਰਾਜਾ _ਉਗੂਸੈਨ ਗਯੋ ਕੰਚਨ _ਬਰਖ ਕੈ। ੨੮। 

ਦੰਹਰ” 

ਉਗੂਸੈਨ ਤਬ ਕੰਸ ਕੋ ਲਯੋ _ਹਜੂਰਿ ਬੁਲਾਇ। 

ਕਹਿਓ ਸਾਥ ਤੁਮ ਜਾਇ ਕੈ ਦੇਹੁ ਭੰਡਾਰੁ ਖੁਲਾਇ। ੨੯। 
ਅਉਰ ਸਮਗਰੀ ਅੰਨ ਕੀ ਲੈ ਜਾ ਤਾ ਕੇ ਪਾਸਿ। 

ਕਰਿ ਪ੍ਰਨਾਮੁ ਤਾ ਕੋ ਤਬੈ ਇਉ ਕਰਿਯੋ ਅਰਦਾਸਿ। ੩0। 
ਕਾਲ ਰਾਤੂ ਕੋ ਬ੍ਯਾਹ ਹੈ ਕੈਸਹਿ ਕਹੀ ਸੁਨਾਇ। 
ਬਾਸੁਦੇਵ ਪੁਰੋਹਿਤ ਕਹੀ ਭਲੀ ਜੁ ਤੁਮੈ ਸੁਹਾਇ। ੩੧। 
ਕੰਸ ਕਹਿਓ ਕਰਿ ਜੋਰਿ ਤਬ ਸਬੈ ਬਾਤ ਕੋ ਭੇਵ। 
ਸਾਧਿ _ਸਾਧਿ ਪੰਡਿਤ _ਕਹਿਯੋ ਅਸ ਮਾਨੀ _ਬਸੁਦੇਵ। ੩੨। 


ਮਾਵੀਯ” 
ਰਾਤਿ ਬਿਤੀਤ ਭਈ ਅਰ ਪ੍ਰਾਤਿ ਭਈ ਫਿਰਿ ਰਾਤਿ ਤਬੈ ਚੜਿ ਆਏ। 
ਛਾਡਿ ਦਏ ਹਥਿ ਫੂਲ ਹਜਾਰ ਦੋ ਊਭੁਚ ਪ੍ਯੋਧਰ ਐਸਿ _ਫਿਰਾਏ। 
ਅਉਰ _ਹਵਾਈ ਚਲੀ ਨਭ ਕੋ ਉਪਮਾ ਤਿਨ ਕੀ ਕਬਿ ਸ੍ਯਾਮ ਸੁਨਾਏ। 
ਦੇਖਹਿ ਕਉਤਕ ਦੇਵ ਸਬੈ ਤਿਹ ਤੇ ਮਨੋ ਕਾਗਦ ਕੋਟਿ ਪਠਾਏ। ੩੩। 


ਲੈ ਬਸੁਦੇਵ ਕੋ ਅਗੂ ਪੁਰੋਹਿਤ ਕੈਸਹਿ ਕੇ ਚਲਿ ਧਾਮ ਗਏ ਹੈ। 

ਆਗੇ ਤੇ ਨਾਰਿ ਭਈ ਇਕ ਲੇਹਿਸ ਗਾਗਰ ਪੰਡਿਤ ਡਾਰਿ ਦਏ ਹੈ। 

ਡਾਰਿ ਦਏ ਲੜੂਆ ਗਹਿ ਝਾਟਨਿ ਤਾ ਕੋ ਸੋਊ ਵੇ ਤੋ ਭਛ ਗਏ ਹੈ। 

ਜਾਦਵ ਬੰਸ ਦੁਹੂੰ ਦਿਸ ਤੇ ਸੁਨਿ ਕੈ ਸੁ ਅਨੇਂਕਿਕ ਹਾਸ ਭਏ ਹੈ। ੩੪। 


ਕਾ/ਥਤੁ 


ਗਾਵਤ _ਬਜਾਵਤ ਸੁ ਗਾਰਨ ਦਿਵਾਖਤ 
ਆਵਤ ਸੁਹਾਵਤ ਹੈ ਮੰਦ ਮੰਦ _ਗਾਵਤੀ। 
ਕੇਹਰਿ ਸੀ ਕਟਿ ਅਉ ਕੁਰੈਗਨ ਸੇ ਦ੍ਰਿਗ ਜਾ ਕੇ 
ਗਜ ਕੈਸੀ ਚਾਲ ਮਨ _ਭਾਵਤ ਸੁ _ਆਵਤੀ। 


ਕ੍ਰਿਸਨਾਵਤਾਰ ੧੧ 


(ਜਦੋਂ) _ਬਸੁਦੇਵ ਆਇਆ _ (ਤਾਂ) ਉਗੂਸੈਨ _ਨੇ _ਸਭਾ-ਸਥਾਨ ਬਣਾਇਆ _ ਅਤੇ _ਉਸ 
ਦਾ ਮੂੰਹ ਵੇਖ ਕੇ ਮਨ ਵਿਚ ਬਹੁਤ ਸੁਖ ਪ੍ਰਾਪਤ _ਕੀਤਾ। ਅਤਰ ਆਦਿ ਲਗਾਇਆ ਗਿਆ 
ਅਤੇ _ਗਵੱਈਆਂ ਨੇ _ਗੀਤ _ਗਾਏ। _(ਉਗੂਸੈਨ ਨੇ) _ਉਸ ਨੂੰ ਬਹੁਤ _ਸਾਰਾ _(ਧਨ) ਦਿਵਾਇਆ 
(ਜੋ) ਵਰ ਨੂੰ ਪਰਖ _ਕੇ ਲਿਆਇਆ _ਸੀ। _(ਉਗ੍ਰਸੈਨ ਨੇ _ਸਤਿਕਾਰ ਲਈ) _ਛਾਤੀ _ਉਤੇ 
ਹੱਥ _ਰਖਿਆ _ਅਤੇ _ਸਿਰ _ਨਿਵਾਇਆ। _ (ਫਿਰ) _ਉਗੂਸੈਨ ਨੇ ਆਦਰ _(ਨਾਲ _ਬਸੁਦੇਵ ਨੂੰ) 
ਭੇਜ ਦਿੱਤਾ ਅਤੇ ਮਨ ਵਿਚ ਪ੍ਰਸੰਨ ਹੋਕੇ ਪੂਜਾ _ਅਰਚਨਾ _ਕੀਤੀ। ਮੁੜ (ਕੋਈ) ਵਿਅਕਤੀ 
ਮੰਗਤਾ ਨਹੀਂ ਹੋਇਆ, (ਕਿਉਂਕਿ) ਰਾਜੇ _ਉਗੂਸੈਨ ਨੇ ਬਦਲ _ਬਣ _ਕੇ ਧਰਤੀ ਉਤੇ ਸੋਨੇ 
ਦਾ ਮੀਂਹ ਵਸਾ _ਦਿੱਤਾ। _੨੮। 


ਉਗ੍ਰਸੈਨ ਨੇ ਕੰਸ ਨੂੰ ਕੋਲ ਬੁਲਾ ਲਿਆ ਅਤੇ _ਕਿਹਾ--ਤੂੰ ਨਾਲ ਜਾ ਕੇ ਭੰਡਾਰ 
ਖੁਲ੍ਹਵਾ _ਦੇ। _੨੯। 

ਅੰਨ (ਆਦਿ) ਹੋਰ ਸਾਮਗ੍ਰੀ ਉਨ੍ਹਾਂ ਦੇ ਕੋਲ ਲੈ _ਜਾ। (ਪਹਿਲਾਂ) ਉਨ੍ਹਾਂ `ਨੂੰ _ਪੁਣਾਮ 
ਕਰੀਂ, _(ਫਿਰ) ਇਸ ਤਰ੍ਹਾਂ ਬੇਨਤੀ _ਕਰੀਂ। _੩0। 

ਕੰਸ ਨੇ (ਬਸੁਦੇਵ ਨੂੰ ਇਹ ਗੱਲ) ਸੁਣਾ ਕੇ ਆਖੀ ਕਿ ਕਲ ਰਾਤ ਨੂੰ ਵਿਆਹ 


ਹੈ। (ਅਗੋਂ) ਬਸੁਦੇਵ ਦੇ ਪ੍ਰੋਹਿਤ ਨੇ _ਕਿਹਾ--ਜੋ ਤੁਹਾਨੂੰ _ਭਾਉਂਦੀ ਹੈ, (ਉਹੀ) ਠੀਕ ਹੈ।੩੧। 

ਕੰਸ ਨੇ ਹੱਥ ਜੋੜ ਕੇ ਸਾਰੀ ਗੱਲ ਦਾ ਭੇਦ ਕਹਿ (ਅਰਥਾਤ ਸਮਝਾ) _ਦਿੱਤਾ। 
(ਬਸੁਦੇਵ ਦੇ) ਪ੍ਰੋਹਿਤ ਨੇ (ਹਰ ਗੱਲ ਨੂੰ) ਭਲਾ ਭਲਾ ਕਿਹਾ ਅਤੇ _ਬਸੁਦੇਵ ਨੇ ਵੀ ਇਸੇ 
ਤਰ੍ਹਾਂ _ਮੰਨ _ਲਿਆ। _੩੨। 


ਮਾਵੀਲ” 
ਰਾਤ ਬੀਤ ਗਈ ਅਤੇ _ਸਵੇਰ ਹੋ ਗਈ, ਫਿਰ (ਜਦ) ਰਾਤ ਹੋਈ, ਤਦੋਂ _(ਜਾਂਵੀ) 
ਚੜ੍ਹ _ ਆਏ। _ਦੋ ਹਜ਼ਾਰ _ਹੱਥਾਂ _ਵਿਚ _ਫੁਲਝੜੀਆਂ _ਚਲਦੀਆਂ _ਸਨ ਅਤੇ _ਆਤਿਸ਼ਬਾਜੀ ਦੇ 
ਬੁਰਜ _(“ਊਭੁਚ') _ਬਦਲਾਂ ਵਾਂਗੂ _(ਆਕਾਸ਼ ਵਿਚ) ਫਿਰਦੇ _ਸਨ। _ਇਸ ਤੋਂ ਇਲਾਵਾ ਆਕਾਸ਼ 
ਉਨ੍ਹਾਂ ਦੀ _ਉਪਮਾ ਸ਼ਿਆਮ _ਕਵੀ ਸੁਣਾਉਂਦੇ ਹਨ ਕਿ 


ਬਸੁਦੇਵ ਨੂੰ ਅਗੇ _ਕਰ ਕੇ _ਪ੍ਰੋਹਿਤ ਕੰਸ ਦੇ ਘਰ ਚਲ ਕੇ ਗਏ। ਅਗੋਂ ਇਕ 


ਇਸਤਰੀ (ਪਾਣੀ ਦੀ) ਗਾਗਰ _ਲੈ ਕੇ ਆਈ ਅਤੇ ਪੰਡਿਤ ਉਤੇ ਪਾ _ਦਿੱਤੀ। (ਫਿਰ) ਉਨ੍ਹਾਂ 
ਦੀ (ਝੋਲੀ _ਵਿਚ) ਕਾਲੇ ਵਾਲਾਂ ਨਾਲ _(ਗਲੇਫੇ) ਲੜੂ _ਪਾ_ਦਿੱਤੇ ਜਿਨ੍ਹਾਂ _ਨੂੰ ਉਹ ਖਾ _ਗਏ। 
(ਇਹ ਗੱਲ) ਸੁਣ ਕੇ ਦੋਹਾਂ ਪਾਸਿਆਂ ਦੇ ਯਾਦਵਾਂ ਨੇ ਅਨੇਕ ਤਰ੍ਹਾਂ ਦੇ ਹਾਸੇ _ਠੌਠੇ ਕੀਤੇ।੩੪। 


ਕਾ/ਸ਼ੱਤਾ 

ਗਾਉੱਦੀਆਂ _ਵਜਾਉ'ਦੀਆਂ ਅਤੇ ਗਾਲ੍ਹੀਆਂ ਦਿੰਦੀਆਂ ਅਨੋਕ ਇਸਤਰੀਆਂ 
ਆਉਂਦੀਆਂ _ਹਨ (ਜੋ) ਹੌਲੀ ਸੁਰ ਵਿਚ ਗਾਉਂਦੀਆਂ _ਹੋਈਆਂ _ ਸ਼ੋਭਾ _ਪਾ ਰਹੀਆਂ _ਹਨ। 
ਜਿਨ੍ਹਾਂ ਦੇ ਸ਼ੇਰ ਵਰਗੇ (ਪਤਲੇ) _ਲਕ _ਅਤੇ _ਹਿਰਨਾਂ ਵਰਗੀਆਂ _ਚੰਚਲ _ਔਖਾਂ _ਹਨ, (ਉਨ੍ਹਾਂ 


ਹ 


ਦੀ) ਤੋਰ ਹਾਥੀ _ਵਰਗੀ ਮਸਤ _ਹੈ। _ਉਹ ਆਉਂਦੀਆਂ ਹੋਈਆਂ ਮਨ ਨੂੰ ਚੰਗੀਆਂ ਲਗਦੀਆਂ 


ਮੋਤਿਨ ਕੇ ਚਉਕਿ ਕਰੇ ਲਾਲਨ ਕੇ ਖਾਰੇ ਧਰੇ 

ਬੈਠੇ ਤਬੈ ਦੋਊ ਦੂਲਹਿ ਦੁਲਹੀ ਸੁਹਾਵਤੀ। 

ਬੇਦਨ ਕੀ ਧੁਨਿ ਕੀਨੀ ਬਹੁ _ਦਛਨਾ _ਦਿਜਨ ਦੀਨੀ 

ਲੀਨੀ ਸਾਤ _ਭਾਵਰੈ ਜੋ _ਭਾਵਤੇ _ਸੋਭਾਵਤੀ। _੩੫। 
ਦੰਹਰ” 

ਰਾਤਿ ਭਏ _ਬਸੁਦੇਵ ਜੂ ਕੀਨੋ ਤਹਾ _ਬਿਲਾਸ। 

ਪ੍ਰਾਤ ਭਏ ਉਠ ਕੈ ਤਬੈ ਗਇਓ ਸਸੁਰ ਕੇ ਪਾਸਿ। ੩੬। 
ਹਾਵੀਯ” 


ਸਾਜ ਸਮੇਤ ਦਏ ਗਜ _ਆਯੁਤ ਸੁ ਅਉਰ ਦਏ ਤ੍ਰਿਗੁਣੀ ਰਥਨਾਰੇ। 
ਲਛ ਭਟ ਦਸ ਲਛ ਤੁਰੰਗਮ ਊਟ ਅਨੇਕ ਭਰੇ ਜਰ ਭਾਰੇ। 

ਛਤੀਸ ਕੋਟ ਦਏ ਦਲ ਪੈਦਲ ਸੈਗਿ ਕਿਧੋ ਤਿਨ ਕੇ ਰਖਵਾਰੇ। 
ਕੰਸ ਤਬੈ ਤਿਹ ਰਾਖਨ ਕਉ ਮਨੋ ਆਪ ਭਏ ਰਥ ਕੇ ਹਕਵਾਰੇ। ੩੭। 


ਦੰਹਰ” 
ਕੰਸ ਲਵਾਏ ਜਾਤ ਤਿਨਿ ਸਕਲ ਪ੍ਰਬਲ ਦਲ _ਸਾਜਿ। 
ਆਗੇ ਤੇ ਸੁਵਨਨ ਸੁਨੀ ਬਿਧ ਕੀ ਅਸੁਭ _ਅਵਾਜ। ੩੮। 


ਨਾਭੇ ਠਾਨੀ ਭਾਲ ਕੱਸ ਸੈਂ 
ਕਾ/ਥਤੁ 
ਦੁਖ ਕੋ _ਹਰਿਨ ਬਿਧ ਸਿਧਿ ਕੇ ਕਰਨ ਰੂਪ ਮੰਗਲ ਧਰਨ ਐਸੋ _ਕਹਿਯੋ ਹੈ ਉਚਾਰ ਕੈ। 
ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤਿ ਆਠਵੋ ਗਰਭ ਯਾ_ਕੋਤੋਂ ਕੋ ਡਾਰੈ ਮਾਰਿ ਹੈ। 
ਅਚਰਜ ਮਾਨ _ਲੀਨੋ ਮਨ ਮੈ ਬਿਚਾਰ ਇਹ ਕਾਢ ਕੈ ਕ੍ਰਿਪਾਨ ਡਾਰੋ ਇਨ ਹੀ _ਸੰਘਾਰਿ ਕੈ। 
ਜਾਹਿੰਗੇ ਛਪਾਇ ਕੈ ਸੁ ਜਾਨੀ ਕੰਸ ਮਨ ਮਾਹਿ ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ। ੩੯। 


ਦੰਹਰਾ 
ਕੈਸ ਦੋਹੂੰ ਕੇ ਬਧ ਨਮਿਤ ਲੀਨੋ ਖੜਗ _ਨਿਕਾਰਿ। 
ਬਾਸੁਦੇਵ ਅਰੁ _ਦੇਵਕੀ ਡਰੋਂ ਦੋਊ ਨਰ _ਨਾਰਿ। ੪0। 
ਲਲ਼ਦੇਵ ਠਾਜ ਕੰਸ ਸੰ 
ਦੰਹਰਾ 
ਬਾਸ ਦੇਵ ਡਰੁ ਮਾਨ ਕੈ ਤਾ ਸੋ ਕਹੀ ਸੁਨਾਇ। 


੮ 


ਜੋ ਯਾ ਹੀ ਤੇ ਜਨਮ ਹੈ ਮਾਰਹੁ ਤਾਕਹੁ ਰਾਇ। ੪੧। 


ਕ੍ਰਿਸਨਾਵਤਾਰ ੧੩ 


ਹਨ। (ਪੰਡਿਤਾਂ ਨੇ) ਮੋਤੀਆਂ ਦਾ ਚੌਂਕ ਪੂਰਿਆ ਹੈ ਅਤੇ ਲਾਲਾਂ ਦੇ ਖਾਰੇ ਰਖੇ ਹਨ (ਜਿਨ੍ਹਾਂ 
ਉਤੇ) ਬੈਠੇ ਦੋਵੇਂ ਲਾੜਾ-ਲਾੜੀ ਸ਼ੋਭਾ _ਪਾ _ਰਹੇ _ਹਨ। (ਪੰਡਿਤਾਂ ਨੇ) ਵੇਦ ਮੌਤ੍ਰਾਂ ਦੀ ਧੁਨ 
ਕੀਤੀ ਹੈ ਅਤੇ _(ਉਗੂਸੈਨ) _ਨੇ _ਪੰਡਿਤਾਂ ਨੂੰ ਬਹੁਤ _ਦੱਛਣਾਂ ਦਿੱਤੀਆਂ _ਹਨ। _(ਇਸ _ ਤਰ੍ਹਾਂ 


ਨਾਲ) _'ਸੱਤ ਫੇਰੇ” ਲਏ _ਹਨ, _ਜੋ ਸੁਭਾਵਿਕ ਹੀ _ਸਭ ਨੂੰ _ਚੈਗੇ _ਲਗੇ _ਹਨ। _੩੫। 
ਦੰਹਰਾ 

(ਜਦੋਂ) ਰਾਤ ਹੋਈ ਤਾਂ ਬਸੁਦੇਵ ਜੀ ਨੇ ਉਥੇ (ਅਨੇਕ ਤਰ੍ਹਾਂ ਦੇ) _ਹਾਸ _ਬਿਲਾਸ 
ਕੀਤੇ। (ਜਦੋਂ) ਦਿਨ ਚੜ੍ਹਿਆ ਤਾਂ ਉਠ ਕੇ ਸੌਹਰੇ _ਉਗੂਸੈਨ _ਕੋਲ _ਚਲਾ __ਗਿਆ। _੩੬। 
ਹਵੀਯਾਂ 

(ਉਗੁਸੈਨ ਨੇ _ਦਾਜ _ਵਿਚ) ਸਾਜਾਂ _ਸਮੇਤ _ਦਸ _ਹਜ਼ਾਰ _ਹਾਥੀ _ਦਿੱਤੇ _ਅਤੇ _ਨਾਲ 
ਹੀ (ਉਨ੍ਹਾਂ ਤੋਂ) ਤਿੰਨ ਗੁਣਾ ਅਧਿਕ _ਰਥ _ਦਿੱਤੇ। ਇਕ ਲੱਖ ਯੋਧੇ ਦਿੱਤੇ, ਦਸ ਲੱਖ ਘੋੜੇ 
ਦਿੱਤੇ ਅਤੇ ਅਨੇਕ _(ਤ੍ਹਾਂ _ਦੀ) _ਦੌਲਤ ਨਾਲ _ਲਦੇ ਹੋਏ ਊਠ ਦਿੱਤੇ। ਛੱਤੀ ਕ੍ਰੋੜ _ਪੈਦਲ 
ਸਿਪਾਹੀ ਦਿੱਤੇ, ਜਿਵੇਂ ਉਨ੍ਹਾਂ ਦੀ ਰਖਿਆ ਲਈ ਨਾਲ ਤੋਰੇ _ਹੋਣ। _ਉਸ ਵੇਲੇ ਕੰਸ ਉਨ੍ਹਾਂ 
ਦੀ ਰਖਿਆ _ਲਈ ਮਾਨੋ _ਆਪ _ਰਥ ਨੂੰ _ਹਕਣ ਵਾਲਾ _(ਰਥਵਾਨ) _ਬਣਿਆ। _੩੭। 
ਦੰਹਰਾ 

(ਜਿਸ ਵੇਲੇ) ਕੰਸ ਉਨ੍ਹਾਂ `ਨੂੰ _ਸਾਰੀ _ਬਲਸ਼ਾਲੀ ਸੈਨਾ ਅਤੇ _ਸਾਜ _ਸਮੇਤ ਆਪਣੇ 
ਨਾਲ ਲਈ ਜਾ ਰਿਹਾ ਸੀ, ਉਦੋਂ _ਸਾਹਮਣਿਓ (ਉਸ ਨੇ) ਕੰਨਾਂ ਨਾਲ _ਵਿਧਾਤਾ ਦੀ ਕਹੀ 
ਹੋਈ _ਅਸ਼ੁਭ _ਬਾਣੀ _ਸੁਣ _ਲਈ। _ ੩੮। 
ਆਕਾਲ-ਲਾਣੰ ਨੌ ਕੰਸ ਪੁੱਤ ਐਨਾ -- 


ਕਾ/ਸੱਤਾ 

ਦੁਖਾਂ ਦੇ _ਹਰਨ _ਵਾਲੇ, _ਸਿੱਧੀਆਂ ਨੂੰ _ਵਧਾਉਣ ਵਾਲੇ ਅਤੇ _ਮੰਗਲ _ਕਰਨ _ਵਾਲੇ 
(ਪ੍ਰਭੂ ਨੇ) ਆਕਾਸ਼ _ਬਾਣੀ ਰਾਹੀਂ ਇਸ ਤਰ੍ਹਾਂ ਉਚਾਰ _ਕੇ _ਕਿਹਾ--ਹੇ _ਮੂਰਖ ਮਤ _(ਵਾਲੇ 
ਕੰਸ!) ਤੂੰ ਇਸ ਨੂੰ ਕਿਥੇ ਲਈ ਜਾਂਦਾ ਹੈਂ? (ਇਹ ਤਾਂ) ਤੇਰਾ ਕਾਲ ਹੈ, (ਕਿਉਂਕਿ ਇਸ 


ਦਾ) ਅੱਠਵਾਂ _ਬੋਚਾ (“ਗਰਭ”) ਤੈਨੂੰ _ਮਾਰ _ਦੇਵੇਗਾ। ਉਸ ਨੇ ਇਸ ਨੂੰ 
ਅਤੇ _ਮਨ ਵਿਚ _ਇਹ ਵਿਚਾਰ ਕੀਤਾ _ਕਿ _ਤਲਵਾਰ ਕਢ ਕੇ ਇਨ੍ਹਾਂ ਨੂੰ ਮਾਰ ਦੇਵਾਂ 
(ਕਿਉਂਕਿ) ਕੰਸ ਨੇ ਮਨ ਵਿਚ (ਇਹ ਗੱਲ) ਜਾਣ ਲਈ (ਕਿ ਜੇ ਨੂੰ 
ਛਿਪਾ ਲੈ ਜਾਣਗੇ (ਤਾਂ ਉਹ ਹੱਥ ਨਹੀਂ _ਲਗੇਗਾ)। ਇਹੋ ਗੱਲ _ਚੈਗੀ 
ਜੜ੍ਹ ਹੀ _ਪੁਟ _ਦਿਆਂ। _੩੯। 
ਦੰਹਰਾ 

ਕੰਸ ਨੇ ਦੋਹਾਂ ਨੂੰ ਮਾਰਨ ਲਈ ਤਲਵਾਰ _(ਮਿਆਨੋਂ) ਗਢ _ਲਈ। _(ਤਦ) _ਬਸੁਦੇਵ 
ਅਤੇ _ਦੇਵਕੀ ਦੋਵੇਂ ਆਦਮੀ _ਅਤੇ _ਤੀਵੀਂ ਡਰ _ਗਏ। _8੪0। 


ਰਾ 


ਕੇ, ਉਸ ਨੂੰ (ਇਹ ਗੱਲ) ਸੁਣਾ ਕੇ ਕਹੀ--ਹੇ ਰਾਜਨ! ਜੋ 
ਇਸ ਤੋਂ ਜੈਮੇਗਾ, (ਤੁਸੀਂ) ਉਸ ਨੂੰ ਮਾਰ _ਦੇਣਾ। _੪੧। 


੧੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕੱਸ ਭਾਲ ਅਨ ਨ 
ਦੰਹਰਾ 
ਪੁਤੂ ਹੇਤ ਕੇ ਭਾਵ ਸੌ ਮਤਿ ਇਹ ਜਾਇ ਛਪਾਇ। 
ਬੰਦੀਖਾਨੈ ਦੇਉ ਇਨ ਇਹੈ ਬਿਚਾਰੀ ਰਾਇ। ੪੨। 


ਅਥ _ਦੇਵਕੀ ਬਸੁਦੇਵ ਕੈਦ ਕੀਬੋ 
ਹਾਵੀਯਾਂ 
ਡਾਰਿ ਜੰਜੀਰ ਲਏ ਤਿਨ ਪਾਇਨ ਧੈ ਫਿਰਿ ਕੈ ਮਥੁਰਾ ਮਹਿ ਆਯੋ। 
ਸੋ ਸੁਨਿ ਕੈ ਸਭ ਲੋਗ ਕਥਾ ਅਤਿ ਨਾਮ ਬੁਰੋ ਜਗ ਮੈ ਬਿਕਰਾਯੋ। 
ਆਨਿ ਰਖੈ ਗ੍ਰਿਹ ਆਪਨ ਮੈ ਰਖਵਾਰੀ ਕੋ ਸੇਵਕ ਲੋਗ ਬੈਠਾਯੋ। 
ਆਨਿ _ਬਡੇਨ ਕੀ ਛਾਡਿ ਦਈ ਕੁਲ ਭੀਤਰ ਆਪਨੋ ਰਾਹ _ਚਲਾਯੋ। _੪੩। 


ਕਾਂਲਯੋਂ ਲਾਲ 

ਦੰਹਰਾ 
ਕਿਤਕ ਦਿਵਸ ਬੀਤੇ ਜਬੈ ਕੰਸ ਰਾਜ _ਉਤਪਾਤ। 
ਤਬੈ ਕਥਾ ਅਉਰੈ ਚਲੀ ਕਰਮ ਰੇਖ ਕੀ ਬਾਤ। ੪੪। 


ਪੁਥਮ ਪੁਤ੍ਰ ਦੇਵਕੀ ਕੇ ਜਨਮ ਕਥਨੰ 

ਦੰਹਰਾ 
ਪੁਤੂ ਭਇਓ ਦੇਵਕੀ ਕੈ ਕੀਰਤਿ ਮਤ ਤਿਹ ਨਾਮੁ। 
ਬਾਸੁਦੇਵ ਲੈ ਤਾਹਿ ਕੌ ਗਯੋ ਕੰਸ ਕੈ ਧਾਮ। ੪੫। 

ਹਵੀਯਾਂ 
ਲੈ ਕਰਿ ਤਾਤ ਕੋ ਤਾਤ ਚਲਿਯੋ ਜਬਹੀ ਨ੍ਰਿਪ ਕੈ ਦਰ ਉਪਰ ਆਇਓ। 
ਜਾਇ _ਕਹਿਯੋ ਦਰਵਾਨਨ ਸੋ ਤਿਨ ਬੋਲਿ ਕੈ ਭੀਤਰ ਜਾਇ _ਜਨਾਇਓ। 
ਕੰਸ ਕਰੀ ਕਰੁਨਾ ਸਿਸੁ ਦੇਖਿ ਕਹਿਓ ਹਮ ਹੂੰ ਤੁਮ ਕੋ" ਬਖਸਾਇਓ। 


ਫੇਰ ਚਲਿਓ ਗ੍ਰਿਹ ਕੋ ਬਸੁਦੇਵ ਤਊ ਮਨ ਮੈ ਕਛੁ ਨ ਸੁਖੁ ਪਾਇਓ। ੪੬। 


ਕਸਦੇਵ ਲਾਲ ਅਨ ਨੰ 
ਦੰਹਰਾ 
ਬਾਸੁਦੇਵ ਮਨ ਆਪਨੇ ਕੀਨੋ ਇਹੈ _ਬਿਚਾਰ। 
ਕੰਸ ਮੂੜ ਦੁਰਮਤਿ ਬਡੋਂ ਯਾ ਕੌ _ਡਰਿ ਹੈ ਮਾਰਿ। ੪੭। 


ਕ੍ਰਿਸਨਾਵਤਾਰ ੧੫ 


ਕੱਸ ਨੇ ਅਨ /ਵੋਚ /ਨੈਹਾ -- 
ਦੰਹਰਾ 

ਪੁੰਤਰ ਦੇ ਮੋਹ ਦੇ ਭਾਵ ਕਰ ਕੇ ਕਿਤੇ ਇਹ (ਬੱਚੇ ਨੂੰ) ਛਿਪਾ ਜਾਣ, (ਇਸ ਲਈ) 
ਇਨ੍ਹਾਂ ਨੂੰ _ਕੈਦ-ਖਾਨੇ ਵਿਚ _ਪਾ ਦੇਣਾ (ਉਚਿਤ _ਹੋਵੇਗਾ)-- ਰਾਜੇ _ਨੇ _ਇਹ _ਗੱੌਲ _ਵਿਚਾਰ 
ਲਈ। _੪੨। 

ਹੁਣ ਦੇਵਕੀ ਅਤੇ ਬਸੁਦੇਵ ਨੂੰ ਕੈਦ ਕਰਨ ਦਾ ਕਥਨ 

੭ਾਵੀੰਯਾ 

(ਕੰਸ ਨੇ) ਉਨ੍ਹਾਂ ਦੇ ਪੈਰਾਂ ਵਿਚ ਸੰਗਲ ਪਾ ਦਿੱਤੇ ਅਤੇ ਮਥਰਾ ਲੈ ਆਇਆ। _ਉਸ 
ਗੌਲ ਨੂੰ ਸੁਣ ਕੇ ਸਾਰਿਆਂ ਲੋਕਾਂ ਨੇ (ਕੰਸ ਨੂੰ ਬੁਰਾ ਕਿਹਾ ਅਤੇ ਉਸ ਨੇ) ਜਗਤ ਵਿਚ 
ਆਪਣਾ ਨਾਮ ਬੁਰਾ ਕਰਵਾ _ਲਿਆ। (ਉਨ੍ਹਾਂ ਦੋਹਾਂ ਨੂੰ) ਲਿਆ ਕੇ ਆਪਣੇ ਘਰ ਵਿਚ (ਕੈਦ 
ਕਰ) ਰਖਿਆ ਅਤੇ ਰਾਖੀ ਲਈ (ਆਪਣੇ) ਸੇਵਕ ਬਿਠਾ ਦਿੱਤੇ। ਕੰਸ ਨੇ _ਵੌਡਿਆਂ ਦੀ 
ਆਨ _ ਸ਼ਾਨ _ਛਡ ਦਿੱਤੀ ਅਤੇ ਕੁਲ ਵਿਚ ਆਪਣਾ _ਹੀ ਰਾਹ ਚਲਾ _ਦਿੱਤਾ। _੪੩। 


ਕਵਾੰ ਨੰ /ਕਹਾ -- 
ਦੰਹਰ” 
ਕੰਸ ਨੂੰ ਰਾਜ ਵਿਚ _ਉਤਪਾਤ ਕਰਦਿਆਂ ਜਦੋਂ ਕੁਝ ਕੁ ਦਿਨ ਬੀਤ _ਗਏ ਤਾਂ ਕਥਾ 
ਹੋਰ ਚਲ _ਪਈ, (ਇਹ ਸਾਰੀ) _ਕਰਮ-ਰੇਖਾ _ਦੀ _ਗੱਲ ਹੈ। ੪੪੧ 
ਦੇਵਕੀ ਦੇ ਪਹਿਲੇ ਪੁੰਤਰ ਦੇ ਜਨਮ ਦਾ ਕਥਨ 
ਦੰਹਰ” 


ਦੇਵਕੀ ਦਾ ਪਹਿਲਾ ਪੁੱਤਰ ਹੋਇਆ, ਉਸ ਦਾ ਨਾਮ _'ਕੀਰਤਿਮਤ” ਰਖਿਆ _ਗਿਆ। 
ਬਸੁਦੇਵ ਉਸ ਨੂੰ ਲੈ ਕੇ ਕੰਸ ਦੇ ਘਰ ਚਲਾ ਗਿਆ। ੪੫। 


੭ਾਵੀਯਾ 

ਜਦੋਂ ਪੁੱਤਰ ਨੂੰ ਲੈ ਕੇ ਪਿਉ ('ਤਾਤ”) ਚਲਿਆ ਅਤੇ ਰਾਜਾ ਕੰਸ 
ਆਇਆ, _(ਤਦੋਂ) ਜਾ ਕੇ _ਦਰਬਾਨ ਨੂੰ (ਸਾਰੀ ਗੱਲ) _ਦਸ _ਦਿੱਤੀ, ਉਸ 
ਕੇ (ਕੰਸ ਨੂੰ ) ਸੂਚਿਤ ਕਰ ਦਿੱਤਾ। (ਕੰਸ ਨੇ) ਬਾਲਕ ਨੂੰ ਵੇਖ ਕੇ ਤਰਸ 
ਕਿਹਾ--ਅਸਾਂ ਤੈਨੂੰ (ਇਹ ਬੱਚਾ) ਬਖਸ਼ _ਦਿੱਤਾ। (ਇਹ _ਗੱਲ ਸੁਣ 
ਮੁੜ ਆਇਆ। ਪਰ ਤਾਂ ਵੀ ਉਸ ਨੇ ਮਨ ਵਿਚ ਰਤਾ ਜਿੰਨਾ ਸੁਖ ਨਹੀਂ ਪਾਇਆ। 
ਲ੍ਸ਼ਦੇਣ ਨੇ ਅਨ /ਵੋਚ /ਕੈਹਾ -- 
ਦੰਹਰਾ 

ਬਸੁਦੇਵ ਨੇ ਮਨ ਵਿਚ ਇਹ ਵਿਚਾਰ ਕੀਤਾ (ਕਿ) ਮੂਰਖ ਕੰਸ ਵੱਡੀ ਖੋਟੀ ਬੁੱਧੀ 
ਵਾਲਾ ਹੈ, ਇਸ _ ਨੂੰ ਜ਼ਰੂਰ _ਮਾਰ _ਸੁਟੇਗਾ। _੪੭। 


੧ ੬ ਸ੍ਰੀ _ਦਸਮ-ਗ੍ਰੰਥ ਸਾਹਿਬ 


ਨਾਰਦ #ਨੰਲ ਭਾਲ ਕੱਸ ਪੁੱਤ 
ਦੰਹਰਾ 
ਤਬ ਮੁਨਿ ਆਯੋ ਕੰਸ ਗ੍ਰਿਹਿ ਕਹੀ ਬਾਤ ਸੁਨਿ ਰਾਇ। 
ਅਸਟ ਲੀਕ _ਕਰ ਕੈ ਗਨੀ ਦੀਨੋ ਭੇਦ ਬਤਾਇ। ੪੮। 


/ਡ੍‌ਤਨ ਡੰ ਕੱਸ ਲਾਲ 
ਹਾਵੀਯਾਂ 
ਬਾਤ ਸੁਨੀ ਜਬ ਨਾਰਦ ਕੀ ਇਹ ਤੋਂ ਨ੍ਰਿਪ ਕੇ ਮਨ ਮਾਹਿ ਭਈ ਹੈ 
ਮਾਰਹੁ ਜਾਇ ਇਸੈ ਅਬ ਹੀ ਕਰਿ ਭ੍ਰਿਤਨ ਨੈਨ ਕੀ ਸੈਨ ਦਈ ਹੈ 
ਦਉਰਿ ਗਏ ਤਿਹ ਆਇਸੁ ਮਾਨ ਕੈ ਬਾਤ ਇਹੈ ਚਲਿ ਲੋਗ ਗਈ ਹੈ 
ਪਾਥਰ ਪੈ ਹਨਿ ਕੈ ਘਨ ਜਿਉ ਬਪੁ ਜੀਵਹਿ ਤੇ ਕਰਿ ਭਿੰਨ ਲਈ ਹੈ। ੪੯ 


ਹਾਵੀਯਾਂ 
ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ ਤਉ ਨ੍ਰਿਪ ਕੰਸ ਮਹਾ ਮਤਿ ਹੀਨੋ 
ਸੇਵਕ ਭੇਜ ਦਏ ਤਿਨ ਲਿਆਇ ਕੈ ਪਾਥਰ ਪੈ ਹਨਿ ਕੈ ਫੁਨਿ ਦੀਨੋ 
ਸੋਰ ਪਰਿਯੋ ਸਬ ਹੀ ਪੁਰ ਮੈ ਕਬਿ ਨੈ ਤਿਹ ਕੋ ਜਸੁ ਇਉ ਲਖਿ ਲੀਨੋ 
ਇੰਦੂ ਮੂਓ ਸੁਨਿ ਕੈ ਰਨ ਮੈ ਮਿਲ ਕੈ ਸੁਰ ਮੰਡਲ ਰੋਦਨ ਕੀਨੌ। ੫0। 


ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ ਨਾਮ ਧਰਿਓ ਤਿਹ ਕੋ ਤਿਨ ਹੂੰ ਜੈ 
ਮਾਰ ਦਯੋ ਸੁਨਿ ਕੈ ਨ੍ਰਿਪ ਕੰਸ ਸੁ ਪਾਥਰ ਧੈ ਹਨਿ ਡਾਰਿਓ ਖੂੰਜੈ 

ਸੀਸ ਕੇ ਬਾਰ ਉਖਾਰਤ ਦੇਵਕੀ ਰੋਦਨ ਚੋਰਨ ਤੈ ਘਰਿ ਗੂੰਜੈ। 

ਜਿਉ ਰੁਤਿ ਅੰਤੁ ਬਸੰਤ ਸਮੈ ਨਭਿ ਕੋ ਜਿਮ ਜਾਤ ਪੁਕਾਰਤ ਕੂੰਜੈ। ੫੧। 


ਕਾ/ਥਤੁ 


ਚਉਥੋ ਪੁਤੁ ਭਇਓ ਸੋ ਭੀ ਕੰਸ ਮਾਰ ਦਇਓ ਤਿਹ ਸੋਕ ਬੜਵਾ ਕੀ ਲਾਟੈ ਮਨ ਮੈ ਜਗਤ ਹੈ 
ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ ਗਈ ਮਿਟ ਸੋਭਾ ਪੈ ਉਦਾਸੀ ਹੀ ਪਗਤ ਹੈ 
ਕੈਧੋ ਤੁਮ ਨਾਥ ਹ੍ਹੈ ਸਨਾਥ ਹਮ ਹੂੰ ਪੈ ਹੂੰਜੈ ਪਤਿ ਕੀ ਨ ਗਤਿ ਔਰ ਤਨ ਕੀ ਨ ਗਤਿ ਹੈ 

ਭਈ ਉਪਹਾਸੀ ਦੇਹ ਪੂਤਨ _ਬਿਨਾਸੀ ਅਬਿਨਾਸੀ ਤੇਰੀ ਹਾਸੀ ਨ_ਹਮੈ _ਗਾਸੀ ਸੀ ਲਗਤ ਹੈ। ੫੨ 


ਕ੍ਰਿਸਨਾਵਤਾਰ ੧੭ 


ਨਾਰਦ /ਨਲੰ_ ਨੇ ਕੱਸ ਘੱਤ /ਨੈਹਾ -- 
ਦੰਹਰਾ 

(ਬਸੁਦੇਵ ਦੇ ਘਰ ਪਰਤਣ ਤੇ) ਤਦੋਂ (ਨਾਰਦ) ਮੁਨੀ ਕੰਸ ਦੇ ਘਰ ਆਇਆ (ਅਤੇ 
ਇਹ) _ਗੱਲ _ਕਹੀ--ਹੇ _ਰਾਜਨ! _ ਸੁਣੋ (ਤੈਨੂੰ ਕਿਵੇਂ _ਨਿਸਚਾ _ਆ ਸਕਦਾ ਹੈ ਕਿ ਦੇਵਕੀ 
ਦਾ ਅਔਠਵਾਂ ਬੋਚਾ ਹੀ ਤੇਰਾ ਵੈਰੀ ਹੈ? (ਫਿਰ ਉਸ ਨੇ) ਅਠ ਲੀਕਾਂ ਵਾਹ ਕੇ (ਇਸ ਤਰ੍ਹਾਂ) 
ਗਿਣੀਆਂ (ਕਿ _ਹਰ ਲੀਕ _ਔਠਵੀਂ ਬਣ ਜਾਵੇ, ਇਹ) ਭੇਦ ਦਸ _ਦਿੱਤਾ। _੪੮। 
ਕੰਸ ਨੇ ਸ਼ੋਵਕਾਂ 0/ਤ /ਨਹਾ -- 
ਹਵੀਯਾਂ 


ਕੰਸ ਨੇ ਜਦੋਂ ਨਾਰਦ ਦੀ ਗੌਲ ਸੁਣੀ ਤਾਂ ਰਾਜੇ ਦੇ ਮਨ ਨੂੰ ਭਾ ਗਈ। ਉਸ ਨੇ 
ਨੂੰ ਦਾ ਮਾਰ ਦੇਵੋ। ਉਸ 
ਲੋਕਾਂ (ਵਿਚ ਨਸ਼ਰ) ਹੋ __ਗਈ। (ਸੇਵਕਾਂ ਨੇ _ਬਾਲਕ ਨੂੰ) ਪਥਰ ਉਥੇ _ਹਥੌੜੇ ਵਾਂਗੂ _ਮਾਰ 
ਕੇ, (ਉਸ ਦੀ ਦੇਹ) ਪੁਰਾਣਾਂ ਤੋਂ ਵਖਰੀ _ਕਰ _ਦਿੱਤੀ। ੪੯ 
ਪਹਿਲੇ ਪੁੱਤਰ ਦਾ ਕਤਲ 

੭ਾਵੀਯਾ 

(ਜਦੋਂ) ਉਨ੍ਹਾਂ ਦੇ ਘਰ _ਹੋਰ ਪੁੱਤਰ ਹੋਇਆ ਤਾਂ ਵੱਡੀ ਹੀਣ ਮਤ ਵਾਲੇ ਕੰਸ ਨੇ 
(ਆਪਣੇ) ਸੇਵਕ (ਉਨ੍ਹਾਂ ਦੇ ਘਰ) ਭੇਜ ਦਿੱਤੇ। ਉਨ੍ਹਾਂ ਨੇ ਬਾਲਕ ਨੂੰ ਲਿਆ ਕੇ ਫਿਰ ਪੱਥਰ 
ਉਤੇ _ਪਟਕਾ ਕੇ ਮਾਰ _ਦਿੱਤਾ। (ਦੂਜੇ ਪੁੱਤਰ _ਦੇ ਮਰਨ ਨਾਲ) _ਸਾਰੀ ਮਥੁਰਾ ਪੁਰੀ ਵਿਚ 
ਰੌਲਾ _ਧੈ _ਗਿਆ। ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਦੀ ਜਾਣ ਲਈ ਹੈ (ਮਾਨੋ) 
ਇੰਦਰ ਨੂੰ ਯੁੱਧ _ਵਿਚ ਮੋਇਆ ਸੁਣ ਕਰ ਕੇ, ਸਾਰਿਆਂ ਦੇਵਤਿਆਂ ਨੇ ਰੋਣਾ (ਸ਼ੁਰੂ) _ਕਰ 
ਦਿੱਤਾ ਹੋਵੇ। _੫0। 

ਉਨ੍ਹਾਂ ਦੇ ਘਰ ਹੋਰ ਜੋ ਪੁੰਤਰ ਹੋਇਆ, ਉਸ ਦਾ ਨਾਮ ਉਨ੍ਹਾਂ ਨੇ _'ਜੈ” ਰਖ ਦਿੱਤਾ। 
ਰਾਜੇ ਕੰਸ ਨੇ ਸੁਣ ਕੇ ਉਸ ਨੂੰ ਵੀ ਪੱਥਰ ਉਤੇ ਪਟਕਵਾ ਕੇ ਮਰਵਾ ਦਿੱਤਾ ਅਤੇ ਖੂੰਜੇ 
ਵਿਚ ਸੁਟਵਾ ਦਿੱਤਾ। _ਦੇਵਕੀ ਸਿਰ ਦੇ ਵਾਲ ਪੁੱਟਦੀ ਹੈ, ਉਸ ਦੇ ਰੋਣ ਅਤੇ ਚਿਲਾਉਣ 
('ਚੋਰਨ”) ਨਾਲ ਘਰ (ਇਉਂ) ਗੂੰਜ ਰਿਹਾ ਹੈ, ਜਿਵੇਂ _ਬਸੰਤ ਰੁਤ _ਦੇ _ਅੰਤ ਵਿਚ ਕੂੰਜਾਂ 
ਕੁਰਲਾਉਦੀਆਂ ਹੋਈਆਂ _ ਵਾਪਸ _ ਜਾਂਦੀਆਂ _ਹਨ। _ ੫੧। 
ਕਾ/ਸੱਤਾ 

ਜੋ ਚੌਥਾ ਪੁੰਤਰ ਹੋਇਆ, ਉਹ ਵੀ ਕੰਸ ਨੇ ਮਾਰ ਦਿੱਤਾ। ਉਸ ਦੇ ਸੋਗ ਦੀ ਅਗਨੀ 


ਦੀਆਂ ਲਾਟਾਂ _ਦੇਵਕੀ ਦੇ ਮਨ ਵਿਚ _ਬਲ ਰਹੀਆਂ _ਹਨ। _ (ਕਹਿਣ _ਲਗੀ--ਹੇ ਭਗਵਾਨ! 
ਮੈਂ) ਤੇਰੀ ਦਾਸੀ ਮਹਾ ਮੋਹ ਦੀ ਫਾਂਸੀ ਵਿਚ ਫਸੀ ਪਈ ਹਾਂ, (ਇਸ ਲਈ ਸਭ) ਸ਼ੋਭਾ 
ਮਿਟ ਗਈ ਹੈ ਅਤੇ ਉਦਾਸੀ ਛਾਈ ਹੋਈ ਹੈ। ਜਾਂ ਤਾਂ ਤੁਸੀਂ ਨਾਥ ਹੋਕੇ ਸਾਨੂੰ ਸਨਾਥ 
ਕਰੋ (ਕਿਉਂਕਿ) ਨ ਕੋਈ ਪਤੀ ਦੀ ਗਤਿ ਹੈ ਅਤੇ ਨ (ਕੋਈ ਮੇਰੇ) ਤਨ ਦੀ ਗਤਿ ਹੈ। 
(ਸਾਰੇ ਜਗਤ _ਵਿਚ) ਪੁੱਤਰਾਂ _ਦੀਆਂ ਦੇਹਾਂ ਦੇ ਨਸ਼ਟ ਹੋਣ ਤੇ ਹਾਸੀ ਹੋ ਰਹੀ ਹੈ, ਹੇ 
ਅਬਿਨਾਸ਼ੀ! ਤੇਰੀ (ਇਹ) _ਹਾਸੀ ਸਾਨੂੰ _ਤੀਰ _ਦੇ ਮੁਖੀ _ਵਾਂਗ _ਲਗਦੀ _ਹੈ।੫੨। 


ਪਾਚਵੋ ਪੁਤ੍ਰ ਭਯੋ ਸੁਨਿ ਕੰਸ ਸੁ ਪਾਥਰ ਸੋ _ਹਨਿ ਮਾਰਿ ਦਯੋ ਹੈ 
ਸ੍ਰਾਸ ਗਯੋ _ਨਭਿ ਕੇ ਮਗ ਮੈ ਤਨ ਤਾ ਕੋ ਕਿਧੋ ਜਮੁਨਾ ਮੈ ਗਯੋ _ਹੈ। 

ਸੋ ਸੁਨਿ ਕੈ ਪੁਨਿ ਸ੍ਰੋਨਨ ਦੇਵਕੀ ਸੋਕ ਸੋ ਸਾਸ ਉਸਾਸ ਲਯੋ_ਹੈ। 
ਮੋਹ ਭਯੋ ਅਤਿ ਤਾ ਦਿਨ ਮੈ ਮਨੋ ਯਾਹੀ ਤੇ ਮੋਹ ਪੁਕਾਸ ਭਯੋ ਹੈ। ੫੩ 


ਦੋਵਕਾ_ਲੰਨਤਾੰਂ ਡਾਲ 
ਕਾ/ਝਤੁ 
ਪੁਤ ਭਇਓ ਛਠੋ ਬੰਸ ਸੋ ਭੀ ਮਾਰਿ ਡਾਰਿਓ ਕੰਸ ਦੇਵਕੀ ਪੁਕਾਰੀ ਨਾਥ ਬਾਤ ਸੁਨਿ ਲੀਜੀਐ। 
ਕੀਜੀਐ ਅਨਾਥ ਨ _ਸਨਾਥ ਮੇਰੇ ਦੀਨਾ ਨਾਥ _ਹਮੈ ਮਾਰ ਦੀਜੀਐ ਕਿ ਯਾ_ਕੋ ਮਾਰ ਦੀਜੀਐ। 
ਕੰਸ ਬਡੋ ਪਾਪੀ ਜਾ ਕੋ ਲੋਕ ਭਯੋ ਜਾਪੀ ਸੋਈ ਕੀਜੀਐ ਹਮਾਰੀ ਦਸਾ ਜਾ ਤੇ ਸੁਖੀ ਜੀਜੀਐ। 
ਸ੍ਰੋਨਨ ਮੈ ਸੁਨਿ ਅਸਵਾਰੀ ਗਜ ਵਾਰੀ ਕਰੋ ਲਾਈਐ ਨ ਢੀਲ ਅਬ ਦੋ ਮੈ ਏਕ ਕੀਜੀਐ। ੫੪। 


ਜੋ ਬਲਭਦੂ ਭਯੋ ਗਰਭਾਤਰ ਤੌ ਦੁਹੈ ਬੈਠਿ ਕੈ ਮੌਤ ਕਰਿਓ ਹੈ 

ਤਾ ਹੀ ਤੇ ਮੌੜ ਕੇ ਜੋਰ ਕੈ ਰੋਹਿਨੀ ਕੇ ਉਰ ਬੀਚ ਧਰਿਓ ਹੈ 
ਕੰਸ ਕਦਾਚ ਹਨੇ ਸਿਸੁ ਕੋ ਤਿਹ ਤੇ ਮਨ ਮੈ ਬਸੁਦੇਵ ਡਰਿਓ ਹੈ। 
ਸੇਖ ਮਨੋ ਜਗ ਦੇਖਨ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ। ੫੫। 


ਦੰਹਰਾ 
ਕ੍ਰਿਸਨ ਕ੍ਰਿਸਨ ਕਰਿ ਸਾਧ ਦੋ ਬਿਸਨੁ _ਕਿਸਨ ਪਤਿ ਜਾਸੁ। 
ਕ੍ਰਿਸਨ ਬਿਸੂ ਤਰਬੇ ਨਿਮਿਤ ਤਨ ਮੈ ਕਰਿਯੋ _ਪ੍ਰਕਾਸ। ੫੬। 


ਅਥ ਕ੍ਰਿਸਨ ਜਨਮ 
੭ਵੀਯ” 
ਸੰਖ ਗਦਾ ਕਰਿ ਅਉਰ ਤ੍ਰਿਸੂਲ ਧਰੇ ਤਨਿ ਕਉਚ ਬਡੇ _ਬਡਭਾਗੀ 
ਨੰਦ ਗਹੈ ਕਰਿ ਸਾਰਗ ਸਾਰੰਗ ਪੀਤ ਧਰੈ ਪਟ ਧੈ ਅਨੁਰਾਗੀ। 


ਕ੍ਰਿਸਨਾਵਤਾਰ ੧੯ 

੭ਾਵੀੰਯ੍ਾ 
ਜਦੋਂ ਪੰਜਵਾਂ ਪੁੱਤਰ ਹੋਇਆ (ਤਦੋਂ) ਕੰਸ ਨੇ ਉਸ ਨੂੰ ਵੀ ਪੱਥਰ ਨਾਲ _ਪਟਕਵਾ 
ਕੇ ਮਰਵਾ ਦਿੱਤਾ। (ਉਸ ਦੇ) ਪ੍ਰਾਣ ਆਕਾਸ _ਦੇ ਰਸਤੇ ਚਲੇ ਗਏ ਹਨ ਅਤੇ ਉਸ ਦਾ 
ਸ਼ਰੀਰ _ਕਿਤੇ ਜਮਨਾ ਵਿਚ (ਰੁੜ) ਗਿਆ ਹੈ। (ਇਹ) ਖ਼ਬਰ ('ਸੋ”) ਦੇਵਕੀ ਨੇ _ਕੌਨੀ ਸੁਣ 


ਕੇ ਫਿਰ ਸੋਗ ਨਾਲ ਉਭੇ ਸਾਹ ਲਏ ਹਨ। ਉਸ ਦਿਨ (ਦੇਵਕੀ ਨੂੰ) ਬਹੁਤ ਹੀ ਮੋਹ ਹੋਇਆ 

ਹੈ, ਮਾਨੋ ਉਥੋਂ ਹੀ _'ਮੋਹ” ਦਾ ਜਨਮ ਹੋਇਆ ਹੋਵੇ। ੫੩ 

ਦਵਕਾੰਂ ਨੰ _ਲੰਨਤਾੰਂ ਕੰਤ -- 

ਕਾ/ਠਾੱਤਾ 

(ਬਸੁਦੇਵ ਦੇ) ਕੁਲ ਵਿਚ ਜੋ ਛੇਵਾਂ ਪੁੰਤਰ ਹੋਇਆ ਉਹ ਵੀ ਕੰਸ ਨੇ ਮਾਰ ਸੁਟਿਆ; 

ਤਾਂ ਦੇਵਕੀ ਨੇ ਪੁਕਾਰ _ਕੀਤੀ--ਹੇ ਭਗਵਾਨ! (ਹੁਣ ਮੇਰੀ) ਗੌਲ ਸੁਣ _ਲਵੋਂ। ਹੇ ਮੇਰੇ ਦੀਨਾ 

ਨਾਥ! _ਸਨਾਥ ਤੋਂ ਅਨਾਥ _ਨ ਕਰੋ; ਸਾਨੂੰ ਮਾਰ ਦਿਓ ਜਾਂ ਇਸ (ਕੰਸ) ਨੂੰ ਮਾਰ 

ਕਿਉਂਕਿ ਕੰਸ ਵੱਡਾ ਪਾਪੀ ਹੈ, ਜਿਸ ਲੋਭ _ਹੋਇਆ ਜਾਪਦਾ _ਹੈ। (ਹੁਣ) ਸਾਡੀ 
ਕੰਨਾਂ 
ਲਾਓ 


02੧੨ ॥ 


ਦਸ਼ਾ ਕਰੋਂ ਜਿਸ _ਨਾਲ (ਅਸੀਂ) ਸੁਖ ਪੂਰਵਕ _ਜੀ _ਸਕੀਏ। _(ਮੇਰੀ ਬੇਨਤੀ) 
ਸੁਣ ਕੇ ਇਸ ਵਾਰੀ ਹਾਥੀ (ਦੇ ਉਧਾਰ) ਵਾਲਾ ਕੌਤਕ ਕਰੋ। ਹੁਣ ਢਿਲ ਨ 
ਵਿਚੋਂ ਇਕ _ (ਗੱਲ) _ਕਰ _ਦਿਓ। ੫੪। 


/ਟਲੋ ਛੇਵੇੱ'` ਪੱਤਰ ਦੇ _ਕਤਲ ਦਾ ਪੁਸ਼ੰਨ ਜਘਤ/ 


ਹੁਣ ਬਲਭਦੁ ਦੇ ਜਨਮ _ਦਾ ਕਥਨ 


ਜਦੋਂ _ਬਲਭਦੂ _ ਗਰਭ _ ਅੰਦਰ ਆਇਆ _ ਤਾਂ _ਦੇਵਕੀ ਤੇ _ਬਸੁਦੇਵ ਦੋਹਾਂ _ਨੇ _ਬੈਠ 

ਮੰਤ੍ਰਾਂ ਦੇ ਜ਼ੋਰ ਨਾਲ, (ਉਸ _ਬਾਲਕ ਨੂੰ _ਦੇਵਕੀ ਦੇ ਗਰਭ _ਵਿਚੋਂ) 
ਗਰਭ _ਵਿਚ _ਟਿਕਾ ਦਿੱਤਾ ਹੈ। _ਕਿਧਰੇ ਕੰਸ (ਇਸ) ਬਾਲਕ ਨੂੰ ਵੀ 
ਕਰ ਕੇ _ਬਸੁਦੇਵ ਮਨ ਵਿਚ ਡਰਿਆ ਹੋਇਆ ਹੈ। (ਸਮਾਂ ਪੂਰਾ ਹੋਣ 


ਲਿਆ) ਮਾਨੋ  ਸ਼ੇਸ਼ਨਾਗ _ਨੇ ਜਗਤ ਨੂੰ ਵੇਖਣ ਲਈ ਜਗ _ਵਿਚ 


ਦੋਵੇਂ ਸਾਧੂ ਸੁਭਾ _ਵਾਲੇ _(ਦੇਵਕੀ _ਅਤੇ _ਬਸੁਦੇਵ) _ਮਾਯਾ-ਪਤਿ _(ਕਿਸਨ ਪਤਿ”) 
ਵਿਸ਼ਣੂ _ਦਾ _'ਕ੍ਰਿਸ਼ਨ ਕ੍ਰਿਸ਼ਨ” _ਕਹਿ _ਕੇ ਜਸ ਕਰਦੇ _ਹਨ। _(ਵਿਸ਼ਣੂ) ਪਾਪਾਂ ਨਾਲ _ਕਾਲੀ 
ਹੋਈ ਦੁਨੀਆ ਨੂੰ _ਤਾਰਨ ਲਈ _ (ਦੇਵਕੀ ਦੇ) ਸ਼ਰੀਰ _ਵਿਚ ਪ੍ਰਕਾਸ਼ _ਕਰਦਾ _ਹੈ। _੫੬। 


ਹੁਣ ਕ੍ਰਿਸ਼ਨ ਦੇ ਜਨਮ ਦਾ ਕਥਨ 
੭ਾਵੀਯਾ 
ਹੱਥ _ਵਿਚ ਸੰਖ, _ਗਦਾ ਅਤੇ _ਤ੍ਰਿਸ਼ੂਲ ਧਾਰਿਆ ਹੋਇਆ ਹੈ, ਸ਼ਰੀਰ ਉਤੇ _ਕਵਚ 
(ਧਾਰਨ ਕੀਤਾ ਹੋਇਆ ਹੈ) ਅਤੇ ਵਡੇ ਪੁਤਾਪ ਵਾਲਾ ਹੈ। (ਚੌਥੇ) ਹੌਥ ਵਿਚ ਖੜਗ, ਪੰਜਵੇਂ 
ਵਿਚ ਕਮਲ (ਛੇਵੇਂ ਵਿਚ) _ਧਨੁਸ਼ ਧਾਰਨ _ਕਰਨ _ਵਾਲੇ ਪ੍ਰੇਮ-ਸਰੂਪ _ਨੇ ਪੀਲੇ ਬਸਤ _ਪਾਏ 
ਹੋਏ ਹਨ। ਸੁਤੀ ਪਈ ਦੇਵਕੀ ਦੇ ਗ੍ਰਿਹ ਵਿਚ (ਇਸ ਤਰ੍ਹਾਂ ਦੇ ਪ੍ਰਤਾਪੀ ਪੁਰਖ _ਦੇ) ਜਨਮ 


ਸੀ _ਦਸਮ-ਗ੍ਰੰਥ _ਸਾਹਿਬ 


ਸੋਈ ਹੁਤੀ ਜਨਮਿਉ ਇਹ ਕੇ ਗ੍ਰਿਹ ਕੈ ਡਰਪੈ ਮਨ ਮੈ ਉਠਿ ਜਾਗੀ। 
ਦੇਵਕੀ ਪੁਤ੍ਰ ਨ _ਜਾਨਿਯੋ ਲਖਿਓ ਹਰਿ ਕੈ ਕੈ ਪ੍ਰਨਾਮ ਸੁ ਪਾਇਨ ਲਾਗੀ। _੫੭। 


ਦੰਹਰਾ 
ਲਖਿਓ ਦੇਵਕੀ ਹਰਿ ਮਨੈ ਲਖਿਓ ਨ ਕਰਿ ਕਰਿ ਤਾਤ। 
ਲਖਿਓ ਜਾਨ ਕਰਿ ਮੋਹਿ ਕੀ ਤਾਨੀ ਤਾਨਿ ਕਨਾਤ। _੫੮। 


ਕ੍ਰਿਸਨ ਜਨਮ ਜਬ ਹੀ ਭਇਓ ਦੇਵਨ ਭਇਓ ਹੁਲਾਸ। 
ਸਤ ਸਬੈ ਅਬ ਨਾਸ ਹੋਹਿੰ ਹਮ ਕੋ ਹੋਇ ਬਿਲਾਸ। ੫੯। 


ਆਨੰਦ ਸੋ ਸਬ _ਦੇਵਤਨ ਸੁਮਨ ਦੀਨ _ਬਰਖਾਇ। 
ਸੋਕ ਹਰਨ ਦੁਸਟਨ ਦਲਨ ਪ੍ਰਗਟੇ ਜਗ ਮੋ ਆਇ। ੬0। 


ਜੈ ਜੈ ਕਾਰ ਭਯੋ ਜਬੈ ਸੁਨੀ ਦੇਵਕੀ ਕਾਨਿ। 

ਤਰਾਸਤਿ ਹੁਇ ਮਨ ਮੈ ਕਹਿਯੋ ਸੋਰ ਕਰੈ ਕੋ _ਆਨਿ। ੬੧। 

ਬਾਸੁਦੇਵ ਅਰੁ _ਦੇਵਕੀ ਮੰਤ੍ਰ ਕਰੈ ਮਨ ਮਾਹਿ। 

ਕੰਸ ਕਸਾਈ ਜਾਨ ਕੈ ਹੀਐ ਅਧਿਕ ਡਰਪਾਹਿ। ੬੨। 

/ਇ/ਤ /ਨੈਸਨ ਸਨਮ _ਠਰਨਨੰ _#੫ਤੰ/ 
ਹਾਵੀਯਾਂ 

ਮੌਤੂ _ਬਿਚਾਰ ਕਰਿਓ ਦੁਹਹੂੰ ਮਿਲਿ ਮਾਰਿ ਡਰੈ ਇਹ ਕੋ ਮਤਿ ਰਾਜਾ। 
ਨੰਦਹਿ ਕੇ ਘਰਿ ਆਇ ਹਉ ਡਾਰਿ ਕੈ ਠਾਟ ਇਹੀ ਮਨ ਮੈ ਤਿਨ ਸਾਜਾ। 
ਕਾਨ੍ਹ ਕਹਿਓ ਮਨ ਮੈ ਨ ਡਰੋਂ ਤੁਮ ਜਾਹੁ ਨਿਸੰਕ ਬਜਾਵਤ _ਬਾਜਾ। 
ਮਾਯਾ ਕੀ ਖੈਚਿ ਕਨਾਤ ਲਈ ਧਰ _ਬਾਲਕ _ਸਊਰਭ ਆਪਿ _ਬਿਰਾਜਾ। _੬੩। 


ਦੰਹਰਾ 
ਕ੍ਰਿਸਨ ਜਬੈ ਤਿਨ ਗ੍ਰਿਹਿ ਭਯੋ ਬਾਸੁਦੇਵ ਇਹ _ਕੀਨ। 
ਦਸ ਹਜਾਰ ਗਾਈ ਭਲੀ ਮਨੈ ਮਨਸਿ ਕਰਿ _ਦੀਨ। ੬੪। 


ਹਾਵੀਲ” 
ਛੂਟਿ ਕਿਵਾਰ ਗਏ ਘਰਿ ਕੇ ਦਰਿ ਕੇ ਨ੍ਰਿਪ ਕੇ ਬਰ ਕੇ ਚਲਤੇ। 
ਹਰਖੇ _ਸਰਖੇ _ਬਸੁਦੇਵਹਿ ਕੇ ਪਗ _ਜਾਇ ਛੁਹਿਓ ਜਮਨਾ ਜਲਤੇ। 
ਹਰਿ ਦੇਖਨ ਕੌ ਹਰਿ ਅਉ ਬਢਕੇ ਹਰਿ ਦਉਰ ਗਏ ਤਨ ਕੇ ਬਲਤੇ। 
ਕਾਜ ਇਹੀ ਕਹਿ ਦੋਊ ਗਏ ਜੁ ਖਿਝੈ ਬਹੁ ਪਾਪਨ ਕੀ ਮਲ ਤੇ। ੬੫। 


ਕ੍ਰਿਸਨਾਵਤਾਰ ੨੧ 


ਨਾਲ ਉਹ ਮਨ ਵਿਚ ਡਰਦੀ ਹੋਈ ਜਾਗ ਕੇ ਉਠ ਬੈਠੀ ਹੈ। _ਦੇਵਕੀ ਨੇ (ਉਸ ਨੂੰ) ਪੁੱਤਰ 
ਕਰ ਕੇ ਨਹੀਂ ਜਾਣਿਆਂ _ਅਤੇ ਪਰਮਾਤਮਾ ਸਮਝਿਆ, _ਉਸ ਨੂੰ _ਪੁਨਾਮ ਕਰ _ਕੇ ਚਰਨਾਂ 
ਉਤੇ _ਡਿਗ _ਪਈ। _ ੫੭। 


ਦੇਵਕੀ ਨੇ ਹਰਿ ਕਰ ਕੇ ਮੰਨਿਆ ਹੈ, ਪੁੱਤਰ ਕਰ ਕੇ ਨਹੀਂ ਜਾਣਿਆ। (ਉਸ ਵੇਲੇ 
ਕ੍ਰਿਸ਼ਨ ਨੇ) ਜਾਣ ਲਿਆ (ਕਿ ਇਸ ਨੇ ਮੇਰਾ ਅਸਲ ਰੂਪ) ਪਛਾਣ ਲਿਆ ਹੈ। (ਇਸ 
ਲਈ) ਮੋਹ _ਦੀ _ਕਨਾਤ ਖਿਚ _ਕੇ _ਤਾਣ ਦਿੱਤੀ ਹੈ। _੫੮। 

ਜਦੋਂ ਕ੍ਰਿਸ਼ਨ ਦਾ ਜਨਮ _ਹੋਇਆ, ਤਦੋਂ ਦੇਵਤਿਆਂ ਦੇ ਚਿਤ ਆਨੰਦਿਤ ਹੋ 
(ਸਾਰੇ _ਦੇਵਤੇ ਕਹਿਣ ਲਗੇ) ਹੁਣ ਸਾਡੇ ਸਾਰੇ ਵੈਰੀ ਨਸ਼ਟ _ਹੋ__ਜਾਣਗੇ ਅਤੇ ਸਾਨੂੰ ਸੁਖ 
ਪ੍ਰਾਪਤ _ਹੋਵੇਗਾ। _੫੯। 

ਪ੍ਰਸੰਨਤਾ ਪੂਰਵਕ ਸਾਰਿਆਂ _ਦੇਵਤਿਆਂ ਨੇ ਫੁਲਾਂ ਦੀ ਬਰਖਾ _ਕਰ ਦਿੱਤੀ, (ਕਿਉਂਕਿ 
ਉਨ੍ਹਾਂ ਦੇ) ਸੋਗ ਦੂਰ ਕਰਨ ਅਤੇ ਦੁਸ਼ਟਾਂ ਨੂੰ ਦਲ _ਸੁਟਣ ਵਾਲੇ (ਭਗਵਾਨ) ਜਗਤ _ਵਿਚ 
ਪ੍ਰਗਟ _ਹੋ__ਗਏ _ਹਨ। ੬0। 

ਜਦੋਂ (ਦੇਵਤਿਆਂ ਵਲੋਂ) ਜੈ ਜੈ _ਕਾਰ ਹੁੰਦੀ ਦੇਵਕੀ ਨੇ _ਕੰਨੀ ਸੁਣੀ (ਤਾਂ) ਸਹਿਮੀ 
ਹੋਈ ਨੇ ਮਨ ਵਿਚ ਕਿਹਾ -- (ਸਾਡੇ ਘਰ ਵਿਚ) ਆ ਕੇ ਕੌਣ ਸ਼ੋਰ ਕਰ ਰਿਹਾ ਹੈ? ੬੧॥। 

ਬਸੁਦੇਵ ਅਤੇ _ਦੇਵਕੀ ਮਨ ਵਿਚ ਵਿਚਾਰ ਕਰਦੇ ਹਨ ਅਤੇ ਕੰਸ ਨੂੰ ਕਸਾਈ ਜਾਣ 
ਕਰ ਕੇ ਮਨ ਵਿਚ ਬਹੁਤ ਡਰ ਰਹੇ _ਹਨ। ੬੨। 

/ਏਥੋ_/ਸ਼ਨ ਦੇ ਜਨ ਦੇ ਵਰਣਨ ਲੀ _ਸਆ੫ਤੰ/ 


੭ਾਵੀਯ੍ਾ 

ਦੋਹਾਂ (ਬਸੁਦੇਵ ਤੇ _ਦੇਵਕੀ) ਨੇ ਮਿਲ ਕੇ ਅਤੇ ਵਿਚਾਰ ਕਰ _ਕੇ ਸਲਾਹ _ਕੀਤੀ 
(ਕਿ) ਕਿਧਰੇ ਕੰਸ ਇਸ ਨੂੰ ਮਰਵਾ ਨ ਦੇਵੇ, (ਇਸ ਲਈ ਇਸ ਨੂੰ ਨੰਦ ਦੇ ਘਰ ਸੁਟ 
ਆਈਏ; ਉਨ੍ਹਾਂ ਇਹੋ ਸਲਾਹ ਮਨ _ਵਿਚ _ਪਕੀ _ਕੀਤੀ। ਕਾਨ੍ਹ ਨੇ ਕਿਹਾ _--ਤੁਸੀਂ ਡਰੋ ਨਾ, 


ਨਿਸੰਗ ਹੋ ਕੇ ਧੌਂਸੇ ਵਜਾਉਂਦੇ ਜਾਓ (ਕੋਈ ਵੇਖ ਨਹੀਂ _ਸਕੇਗਾ)। ਮਾਯਾ ਦੀ _ਕਨਾਤ ਖਿਚ 
ਕੇ ਤਣ ਦਿੱਤੀ ਹੈ ਅਤੇ _ਬਾਲਕ _ਸਰੂਪ _ਹੋ ਕੇ ਆਪ _ਬਿਰਾਜ ਰਿਹਾ _ਹੈ। _੬੩। 
ਦੰਹਰਾ 

ਜਦੋਂ ਉਨ੍ਹਾਂ ਦੇ ਘਰ ਵਿਚ ਕ੍ਰਿਸ਼ਨ (ਪ੍ਰਗਟੂ) ਹੋਏ, (ਤਦੋਂ) ਬਸੁਦੇਵ ਨੇ ਇਹ (ਕੰਮ) 
ਕੀਤਾ। _ਦਸ _ਹਜ਼ਾਰ _ਚੈਗੀਆਂ _ਗਊਆਂ _ਦੇ _ਦਾਨ _(ਦੇਣ ਦਾ) ਮਨ ਵਿਚ ਸੰਕਲਪ _ਕਰ 
”"ਲਿਆ।੬8। 


੨੨ ਸੀ _ਦਸਮ-ਗ੍ਰੰਥ _ ਸਾਹਿਬ 


ਦੰਹਰ” 
ਕ੍ਰਿਸਨ ਜਬੈ _ਚੜਤੀ ਕਰੀ _ਫੇਰਿਓ ਮਾਯਾ _ਜਾਲ। 
ਅਸੁਰ ਜਿਤੇ ਚਉਕੀ ਹੁਤੇ ਸੋਇ ਗਏ _ਤਤਕਾਲ। ੬੬। 


ਨਾਵੀਯਾ 
ਕੈਸਹਿ ਕੇ ਡਰ ਤੇ ਬਸੁਦੇਵ ਸੁ ਪਾਇ ਜਬੈ ਜਮੁਨਾ ਮਧਿ ਠਾਨੋ। 
ਮਾਨ ਕੈ ਪ੍ਰੀਤਿ ਪੁਰਾਤਨ ਕੋ ਜਲ _ਪਾਇਨ _ਭੇਟਨ ਕਾਜ _ਉਠਾਨੋ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਨੋ। 
ਕਾਨ੍ਹ ਕੋ ਜਾਨ ਕਿਧੋ ਪਤਿ ਹੈ ਇਹ ਕੈ ਜਮੁਨਾ ਤਿਹ ਭੇਟਤ ਮਾਨੋ। ੬੭। 
ਦੰਹਰਾ 
ਜਬੈ _ਜਸੋਦਾ _ਸੁਇ ਗਈ ਮਾਯਾ ਕੀਯੋ _ਪ੍ਰਕਾਸ। 
ਡਾਰਿ ਕ੍ਰਿਸਨ ਤਿਹ ਪੈ ਸੁਤਾ ਲੀਨੀ ਹੈ ਕਰਿ _ਤਾਸ। ੬੮। 


੭ਾਵੀਯ੍ਾ 
ਕੋ ਲੈ ਕਰ ਮੈ ਬਸੁਦੇਵ ਸੁ ਸੀਘੂ ਚਲਿਯੋ ਅਪੁਨੇ ਗ੍ਰਹਿ ਮਾਹੀ। 
ਸੋਇ ਗਏ ਪਰ ਦੁਆਰ ਸਥੈ ਘਰ ਬਾਹਰਿ ਭੀਤਰਿ ਕੀ ਸੁਧਿ ਨਾਹੀ। 
ਦੇਵਕੀ ਤੀਰ ਗਯੋ ਜਬ ਹੀ ਸਭ ਤੇ ਮਿਲਗੇ ਪਟ ਆਪਸਿ ਮਾਹੀ। 
ਬਾਲਿ ਉਠੀ ਜਬ ਰੋਦਨ ਕੈ ਜਗ ਕੈ ਸੁਧਿ ਜਾਇ ਕਰੀ ਨਰ ਨਾਹੀ। ੬੯। 


ਰੋਇ ਉਠੀ ਵਹ ਬਾਲਿ ਜਬੈ ਤਬ ਸ੍ਰੋਨਨ ਮੈ ਸੁਨਿ ਲੀ ਧੁਨਿ ਹੋਰੈ। 

ਧਾਇ ਗਏ ਨ੍ਰਿਪ ਕੰਸਹ ਕੇ ਘਰਿ ਜਾਇ ਕਹਿਯੋ ਜਨਮਿਯੋ ਰਿਪੁ ਤੋਰੈ। 
ਲੈ ਕੇ ਕ੍ਰਿਪਾਨ ਗਯੋ ਤਿਹ ਕੇ ਚਲਿ ਜਾਇ ਗਹੀ ਕਰ ਤੈ ਕਰਿ ਜੋਰੈ। 
ਦੇਖਹੁ ਬਾਤ ਮਹਾ ਜੜ ਕੀ ਅਬ ਆਦਿਕ ਕੇ ਬਿਖ ਚਾਬਤ ਭੋਰੈ। ੭0। 


ਲਾਇ ਰਹੀ ਉਰ ਸੋ ਤਿਹ ਕੋ ਮੁਖ ਤੇ ਕਹਿਯੋ ਬਾਤ ਸੁਨੋ ਮਤਵਾਰੇ। 
ਪੁਤੂ ਹਨੇ ਮਮ ਪਾਵਕ ਸੇ ਛਠ ਹੀ ਤੁਮ ਪਾਥਰ ਪੈ _ਹਨਿ ਡਾਰੇ। 

ਛੀਨ ਕੈ ਕੰਸ ਕਹਿਯੋ ਮੁਖ ਤੇ ਇਹ ਭੀ ਪਟਕੇ ਇਹ ਕੈ ਅਬ ਨਾਰੇ। 
ਦਾਮਿਨੀ ਹ੍ਹੋ ਲਹਕੀ ਨਭ ਮੈ ਜਬ ਰਾਖ ਲਈ _ਵਹ _ਰਾਖਨਹਾਰੇ। _੭੧। 


ਕਾ/ਥਤੁ 


ਕੈ ਕੈ ਕ੍ਰੋਧ ਮਨਿ ਕਰਿ ਬ੍ਯੋਤ ਵਾ ਕੇ ਮਾਰਬੇ ਕੀ ਚਾਕਰਨ ਕਹਿਓ ਮਾਰ ਡਾਰੋ_ਨ੍ਰਿਪ ਬਾਤ ਹੈ। 
ਕਰ ਮੋ ਉਠਾਇ ਕੈ ਬਨਾਇ ਭਾਰੇ ਪਾਥਰ ਪੈ ਰਾਜ ਕਾਜ ਰਾਖਬੇ ਕੋ ਕਛੁ ਨਹੀ ਪਾਤ ਹੈ। 


ਕ੍ਰਿਸਨਾਵਤਾਰ ੨੩ 


ਦੰਹਰਾ 

ਕ੍ਰਿਸ਼ਨ (ਨੂੰ ਲੈ ਕੇ ਬਸੁਦੇਵ ਨੇ) ਜਦੋਂ ਚਾਲੇ ਪਾਏ, ਉਸ ਵੇਲੇ (ਕ੍ਰਿਸ਼ਨ ਨੇ) ਮਾਇਆ 
ਜਾਲ _ਦਾ ਪਸਾਰ ਕਰ ਦਿੱਤਾ। (ਜਿਸ ਕਰ ਕੇ) ਜਿੰਨੇ ਦੈਂਤ ਪਹਿਰੇ ਉਤੇ ਬੈਠੇ ਹੋਏ ਸਨ, 
ਉਹ ਤੁਰਤ ਸੌਂ _ਗਏ। _੬੬। 


ਜਦੋਂ _ਜਸੋਧਾ ਸੌਂ ਗਈ, (ਉਸ ਵੇਲੇ) ਮਾਇਆ ਨੇ (ਬਾਲਿਕਾ ਦੇ ਰੂਪ ਜਨਮ 
ਲਿਆ। (ਬਸੁਦੇਵ ਨੇ) ਕ੍ਰਿਸ਼ਨ ਨੂੰ ਉਸ ਦੇ ਕੋਲ ਲਿਟਾ ਕੇ, ਉਸ ਦੀ ਪੁੱਤਰੀ ਹੱਥ _ਵਿਚ 
ਚੁਕ _ਲਿਆਉ'ਦੀ। _੬੮। 
੭ਾਵੰਯਾ 

ਬਸੁਦੇਵ ਮਾਇਆ ਨੂੰ 
ਘਰ ਦੇ ਦਰਵਾਜ਼ੇ ਉਤੇ (ਜੋ ਪਹਿਰੇਦਾਰ ਨੂ 
ਬਾਹਰ ਅੰਦਰ _ਦੀ (ਕੁਝ ਵੀ) ਸੁਧ ਨਹੀਂ ਹੈ। ਜਦੋਂ _(ਬਸੁਦੇਵ ਮਾਇਆ ਸਹਿਤ) ਦੇਵਕੀ 
ਕੋਲ ਗਿਆ, (ਤਦੋਂ ਹੀ) ਸਾਰੇ ਬੂਹੇ ਆਪਸ _ਵਿਚ _ਮਿਲ _ਗਏ। ਜਦੋਂ _ਉਹ ਲੜਕੀ _ਜਾਗ 
ਕੇ ਉਠੀ ਅਤੇ ਰੋਣ ਲਗੀ, (ਤਾਂ ਪਹਿਰੇਦਾਰਾਂ ਨੇ) ਜਾ _ਕੇ ਕੰਸ ਨੂੰ ਖਬਰ _ਕਰ _ਦਿੱਤੀ।੬੯। 

ਜਦੋਂ ਉਹ ਲੜਕੀ ਰੋਂਦੀ ਹੋਈ ਉਠੀ ਤਾਂ ਹੋਰਨਾਂ ਨੇ ਵੀ ਉਸ ਦੀ ਆਵਾਜ਼ ਕੰਨਾਂ 
ਨਾਲ ਸੁਣ ਲਈ। (ਉਹ) ਭਜ ਕੇ ਕੰਸ ਦੇ ਘਰ ਗਏ ਅਤੇ ਜਾ ਕੇ ਕਿਹਾ--ਤੇਰਾ ਵੈਰੀ 
ਜੰਮ _ਪਿਆ ਹੈ। (ਕੰਸ) ਤਲਵਾਰ ਲੈ ਕੇ, ਉਥੇ _ਚਲਾ ਗਿਆ ਅਤੇ ਜਾ ਕੇ (ਦੇਵਕੀ ਦੇ) 
ਹੱਥੋਂ ਜ਼ੋਰ _ਨਾਲ _(ਲੜਕੀ ਨੂੰ) ਪਕੜ _ਲਿਆ। ਹੁਣ ਮਹਾ ਮੂਰਖ (ਕੰਸ) ਦੀ ਗੱਲ ਵੇਖੋ 
(ਜੋ) ਅਦਰਕ ਦੇ ਭੁਲੇਖੇ _ਵਿਸ਼ (ਮਿੱਠੇ _ਤੇਲੀਏ ਦੀ ਗੰਢੀ) ਖਾ ਰਿਹਾ ਹੈ। ੭0। 

(ਦੇਵਕੀ) ਉਸ ਨੂੰ ਛਾਤੀ ਨਾਲ _ਲਗਾ ਰਹੀ ਸੀ ਅਤੇ ਮੂੰਹੋਂ ਕੰਸ ਨੂੰ _ਕਹਿ ਰਹੀ 

-< ਹੈ ਪਾਗਲ! (ਮੇਰੀ) ਗੱਲ ਸੁਣ, 


੨੪ ਸੀ _ਦਸਮ-ਗ੍ਰੰਥ _ਸਾਹਿਬ 


ਆਪਨੋ ਸੋ_ਬਲ ਕਰਿ ਰਾਖੈ ਇਹ ਭਲੀ ਭਾਤ ਸ੍ਰਛੰਦ ਬੰਦ ਕੈ ਕੈ ਛੂਟ ਇਹ ਜਾਤ ਹੈ। 
ਮਾਯਾ ਕੋ _ਬਢਾਇ ਕੈ ਸੁ ਸਭਨ ਸੁਨਾਇ ਕੈ ਸੁ ਐਸੇ ਉਡੀ ਬਾਰਾ ਜੈਸੇ ਪਾਰਾ ਉਡਿ ਜਾਤ ਹੈ। ੭੨ 


ਹਾਵੀਯਾਂ 
ਆਠ ਭੁਜਾ ਕਰਿ ਕੈ ਅਪਨੀ ਸਭਨੋ ਕਰ ਮੈ ਬਰ ਆਯੁਧ ਲੀਨੇ। 
ਜਵਾਲ ਨਿਕਾਸ ਕਹੀ ਮੁਖ ਤੇ ਰਿਪੁ ਅਉਰ ਭਯੋ ਤੁਮਰੋ ਮਤਿ ਹੀਨੇ 
ਦਾਮਿਨਿ ਸੀ ਲਹਕੈ ਨਭਿ ਮੈ ਡਰ ਕੈ ਫਟਗੇ ਤਿਹ ਸਤ੍ਨ ਸੀਨੇ। 
ਮਾਰ ਡਰੈ ਇਹ ਹੂੰ ਹਮ ਹੂੰ ਸਭ ਤ੍ਰਾਸ ਮਨੈ ਅਤਿ ਦੈਤਨ ਕੀਨੇ। ੭੩। 


ਅਥ _ਦੇਵਕੀ ਬਸੁਦੇਵ ਛੋਰਬੋ 
ਮਾਵੀੰਯ” 
ਬਾਤ ਸੁਨੀ ਇਹ ਕੀ ਜੁ ਸ੍ਰੋਨਨ ਨਿੰਦਤ ਦੇਵਨ ਕੋ ਘਰਿ ਆਯੋ। 
ਝੂਠ ਹਨੇ ਹਮ ਧੈਂ ਭਗਨੀ ਸੁਤ ਜਾਇ ਕੈ ਪਾਇਨ ਸੀਸ ਨਿਵਾਯੋ। 
ਗ੍ਯਾਨ ਕਥਾ ਕਰ ਕੈ ਅਤਿ ਹੀ ਬਹੁ ਦੇਵਕੀ ਐਔ ਬਸੁਦੇਵ ਰਿਝਾਯੋ। 
ਹੈ ਕੈ ਪੂਸੈਨਿ ਬੁਲਾਇ ਲੁਹਾਰ ਕੋ ਲੋਹ ਅਉ ਮੋਹ ਕੋ ਫਾਧ ਕਟਾਯੋ। ੭੪। 


/2ੱਤ ਤੀ ਲੜ _ਨਾਟਕਾ ਗੁੰਲੇ /ਕਰੈਸਨਾਵਤਾਨੇ ਏੋਵਕਾੰ ਕਲ਼ਟੋਵ ਕੰ _ਛੌਰਲੋਂ _ਲਰਨਨੰ_ਆ#੫ਤੰ/ 


ਕੰਸ ਮੰਤ੍ਰੀਨ ਸੋ _ਬਿਚਾਰ ਕਰਤ _ਭਯਾ 
ਦੰਹਰਾ 
ਮੌਤ੍ੀ ਸਕਲ ਬੁਲਾਇ ਕੇ ਕੀਨੋ ਕੰਸ ਬਿਚਾਰ 
ਬਾਲਕ ਜੋ ਮਮ ਦੇਸ ਮੈ ਸੋ ਸਭ ਡਾਰੋਂ ਮਾਰ। ੭੫। 
ਹਵੀਯਾਂ 
ਭਾਗਵਤ ਕੀ ਯਹ ਸੁਧ ਕਥਾ ਬਹੁ ਬਾਤ ਭਰੇ ਭਲੀ ਭਾਤਿ ਉਚਾਰੀ। 
ਬਾਕੀ ਕਹੋ ਫੁਨਿ ਅਉਰ ਕਥਾ ਕੋ ਸੁਭ ਰੂਪ ਧਰਿਯੋ ਬ੍ਰਿਜ ਮਧਿ ਮੁਰਾਰੀ। 
ਦੇਵ ਸਭੈ ਹਰਖੇ ਸੁਨਿ ਭੂਮਹਿ ਅਉਰ ਮਨੈ ਹਰਖੈ ਨਰ ਨਾਰੀ। 
ਮੰਗਲ ਹੋਹਿ ਘਰਾ ਘਰ ਮੈ _ਉਤਰਿਯੋ ਅਵਤਾਰਨ ਕੋ __ਅਵਤਾਰੀ। _੭੬। 


ਕ੍ਰਿਸਨਾਵਤਾਰ ੨੫ 


ਦੇ ਕਰਤੱਵ ਕਰਨ _ਵਿਚ ਕੋਈ _ਪਾਪ ਨਹੀਂ _ਹੈ। ਨੌਕਰ ਆਪਣੇ ਜ਼ੋਰ ਨਾਲ _(ਮਾਇਆਵੀ 
ਲੜਕੀ ਨੂੰ) _ਭਲੀ ਭਾਂਤ ਪਕੜੀ _ਰਖਣਾ ਚਾਹੁੰਦੇ _ਹਨ। _ਪਰ _ਉਹ _ਕੈਨਿਆਂ ਆਪਣੇ _ਯਤਨ 
ਨਾਲ _ਖਲਾਸ ਹੋ _ ਜਾਂਦੀ ਹੈ। ਆਪਣੀ ਮਾਇਆ ਨੂੰ ਵਧਾ ਕਰ ਕੇ ਅਤੇ _ਸਾਰਿਆਂ 
ਕੇ ਇਸ ਤਰ੍ਹਾਂ ਉਡ ਜਾਂਦੀ ਹੈ, ਜਿਸ _ਤਰ੍ਹਾਂ _ਪਾਰਾ ਉਡ _ਜਾਂਦਾ _ਹੈ।੭੨। 
ਮਾਵੀਯ” 

(ਕੇਨਿਆਂ ਨੇ) ਆਪਣੀਆਂ _ਔਠ ਬਾਹਾਂ _ਕਰ _ਕੇ ਸਾਰਿਆਂ ਹੱਥਾਂ ਵਿਚ ਚੰਗੇ _ਸ਼ਸਤੁ 
ਧਾਰਨ _ਕਰ _ਲਏ। ਮੂੰਹ ਵਿਚੋਂ _ਔਗ ਕਢ ਕੇ ਕਹਿਣ ਲਗੀ -- ਹੇ ਮਤ-ਹੀਣੇ ਕੰਸ! 
ਵੈਰੀ ਹੋਰ ਥਾਂ ਤੇ ਪ੍ਰਗਟ ਹੋ ਗਿਆ ਹੈ। (ਇਹ ਕਹਿ ਕੇ) ਆਕਾਸ਼ ਵਿਚ ਜਾ ਕੇ 
ਵਾਂਗੂ _ਲਿਸ਼ਕੀ, (ਜਿਸ ਤੋਂ) ਡਰ ਕੇ ਵੈਰੀਆਂ ਦੇ ਸੀਨੇ ਫਟ ਗਏ। ਇਹ ਵਿਚਾਰ ਕੇ ਕਿ 
“ਇਹ ਸਾਨੂੰ ਜ਼ਰੂਰ _ਮਾਰ ਸੁੱਟੇਗੀ`, ਸਾਰਿਆਂ ਦੈੱਤਾਂ ਨੇ _ਆਪਣੇ _ਮਨ ਵਿਚ _ਬਹੁਤ _ਡਰ 
ਮੰਨਿਆ।੭੩। 


ਕਰ 


ਹੁਣ ਦੇਵਕੀ-ਬਸਦੇਵ ਨੂੰ _ਛਡੇ ਜਾਣ ਦਾ ਪ੍ਰਸੰਗ 
੭ਾਵੰਯਾ 
ਜਦੋਂ (ਕੰਸ ਨੇ _ਲੜਕੀ ਦੇ ਮੂੰਹੋਂ) ਇਹ _ਗੌਲ ਕੰਨਾਂ _ਨਾਲ 
ਦੀ ਨਿੰਦਿਆ ਕਰਦਾ ਘਰ _ਵਲ ਆ ਗਿਆ। (ਸੋਚਣ ਲਗਾ) ਕਿ ਕੋਲੋਂ 
ਕੇ) ਭੈਣ ਦੇ ਪੁੱਤਰ ਮਰਵਾ ਦਿੱਤੇ। (ਫਿਰ) ਜਾ ਕੇ ਭੈਣ ਦੇ ਪੈਰਾਂ ਤੇ ਸਿਰ ਨਿਵਾਇਆ 
ਅਤੇ ਅਨੇਕ _ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਕਰ ਕੇ 'ਦੇਵਕੀ” ਅਤੇ 'ਬਸੁਦੇਵ” ਨੂੰ 
ਕਰ _ਲਿਆ। (ਫਿਰ) ਪ੍ਰਸੰਨ ਹੋ ਕੇ ਲੁਹਾਰ ਨੂੰ ਬੁਲਾਇਆ ਅਤੇ ਲੋਹੇ ਤੇ ਮੋਹ ਦੇ ਬੰਧਨ 
ਕਟਵਾ _ਦਿੱਤੇ। _੭੪। 
/ਟਲੇ ਹੀ _ਯੰਚਤੂ ਨਾਟਕ ਦੇ ਮ੍ਰੈਸਨਾਵਤਾਰ ਦੇ ਟਵਲੀ ਛਲਦੋਵ ਨੂੰ _ਛਡਣ ਦਾ ਵਰਣਨ ੪੫ਤ/ 


ਸਾਰਿਆਂ ਮੌਤੀਆਂ ਨੂੰ ਬੁਲਾ ਕੇ ਕੰਸ ਨੇ ਵਿਚਾਰ ਕੀਤਾ ਕਿ ਮੇਰੇ ਦੇਸ ਵਿਚ ਜੋ 
ਹਨ), _ਉਹ ਸਾਰੇ _ਮਰਵਾ _ਦੇਵੋ। _੭੫। 


ਭਾਗਵਤ ਪੁਰਾਣ (ਦਸਮ _ਸਕੰਧ) ਦੀ _ਇਹ ਸੁੱਧ _ਕਥਾ (ਜੋ) ਬਹੁਤ ਗੱਲਾਂ ਨਾਲ 
ਭਰੀ ਹੋਈ ਹੈ, _ਚੰਗੀ _ਤੜ੍ਹਾਂ ਕਹੀ ਹੈ। _ਬਾਕੀ _ਕਥਾ_ ਨੂੰ ਫਿਰ _ਕਹਾਂਗਾ। (ਉਧਰ) ਮੁਰਾਰੀ 
ਨੇ ਬ੍ਰਿਜ-ਭੂਮੀ ਵਿਚ ਸੁੰਦਰ ਰੂਪ ਧਾਰਨ _ਕੀਤਾ_ਹੈ। _(ਇਹ ਗੱਲ) ਸੁਣ ਕੇ ਸਾਰੇ ਦੇਵਤੇ 
ਆਨੰਦਿਤ ਹੋ __ਗਏ ਹਨ ਅਤੇ ਧਰਤੀ ਉਤੇ (ਸਭ) _ਇਸਤਰੀ-ਪੁਰਸ਼ ਮਨ ਵਿਚ ਪ੍ਰਸੰਨ ਹੋ 
ਗਏ _ਹਨ। _ਘਰ ਘਰ ਵਿਚ ਖੁਸ਼ੀਆਂ ਹੋ ਰਹੀਆਂ ਹਨ ਕਿ ਅਵਤਾਰਾਂ ਦਾ ਅਵਤਾਰ (ਸੀ 
ਕ੍ਰਿਸ਼ਨ) _ਪੁਗਟ ਹੋਇਆ _ਹੈ। _ ੭੬। 


੨ ੬ 


ਸੀ _ਦਸਮ-ਗ੍ਰੰਥ ਸਾਹਿਬ 


ਜਾਗ _ਉਠੀ _ਜਸੁਧਾ ਜਬਹੀ _ਪਿਖਿ ਪੁਤ੍ਰਹਿ ਦੇਨ ਲਗੀ ਹੁਨੀਆ ਹੈ। 
ਪੰਡਿਤਨ ਕੋ ਅਰੁ ਗਾਇਨ ਕੋ ਬਹੁ ਦਾਨ ਦੀਓ ਸਭ ਹੀ ਗੁਨੀਆ ਹੈ। 
ਪੁਤੁ ਭਯੋ ਸੁਨਿ ਕੈ ਬ੍ਰਿਜਭਾਮਿਨ ਓਢ ਕੈ ਲਾਲ ਚਲੀ ਚੁਨੀਆ ਹੈ। 
ਜਿਉ ਮਿਲ ਕੈ ਘਨ ਕੇ ਦਿਨ ਮੈ ਉਡ ਕੈ ਸੁ ਚਲੀ ਜੁ ਮਨੋ ਮੁਨੀਆ ਹੈ। ੭੭। 


ਦੰਹਰਾ 
ਨੰਦ ਮਹਰ ਲੈ ਭੇਟ ਕੌ ਗਯੋ ਕੋਸ ਕੇ ਪਾਸਿ। 
ਪੁਤ੍ਰ ਭਯੋ ਹਮਰੇ ਗ੍ਰਿਹੈ ਜਾਇ ਕਹੀ ਅਰਦਾਸਿ। ੭੮। 
ਕਲ਼ਦੇਵ ਲਾਲ ਨੰਦ ੭ 
ਦੰਹਰਾ 
ਨੰਦ ਚਲਿਓ ਗ੍ਰਿਹ ਕੋ ਜਬੈ ਸੁਨੀ ਬਾਤ _ਬਸੁਦੇਵ। 
ਭੈ ਹੈ ਹੈ ਤੁਮ ਕੋ ਬੜੋਂ ਸੁਨੋ ਗੋਪ ਪਤਿ ਭੇਵ। ੭੯। 


ਕੱਸ ਭਾਲ ਕੰ ਮੱ 
ਨਵੀਸਾ 
ਕੰਸ ਕਹੈ ਬਕੀ ਬਾਤ ਸੁਨੋ ਇਹ ਆਜ ਕਰੋਂ ਤੁਮ ਕਾਜ ਹਮਾਰੋ। 
ਬਾਰਕ ਜੇ ਜਨਮੇ ਇਹ ਦੇਸ ਮੈ ਤਾਹਿ ਕੌ ਜਾਇ ਕੈ ਸੀਘੁ ਸੰਘਾਰੋ। 
ਕਾਲ ਵਹੈ ਹਮਰੋ ਕਹੀਐ ਤਿਹ ਤ੍ਰਾਸ ਡਰਿਯੋ ਹੀਅਰਾ ਮਮ _ਭਾਰੋ। 
ਹਾਲ ਬਿਹਾਲ ਭਯੋ ਤਿਹ ਕਾਲ ਮਨੋ ਤਨ ਮੈ ਜੁ ਡਸਿਓ ਅਹਿ ਕਾਰੋ। ੮0। 


£ਤਨਾ ਬਾਝ ਕੰਸ ਪਤਾ 
ਦੰਹਰਾ 
ਇਹ ਸੁਨਿ ਕੈ ਤਬ ਪੂਤਨਾ ਕਹੀ ਕੰਸ ਸੋ ਬਾਤ। 
ਬਰਮਾ ਜਾਏ ਸਬ _ਹਨੋ ਮਿਟੇ ਤਿਹਾਰੋ ਤਾਤ”। ੮੧। 


ਮਾਵੀੰਯ” 
ਸੀਸ ਨਿਵਾਇ ਉਠੀ ਤਬ ਬੋਲਿ ਸੁ ਘੋਲਿ ਮਿਠਾ ਲਪਟੋ ਥਨ ਮੈ। 
ਬਾਲ ਜੁ ਪਾਨ ਕਰੇ ਤਜੇ ਪ੍ਰਾਨਨ ਤਾਹਿ ਮਸਾਨ ਕਰੋ ਛਿਨ ਮੈ। 
ਬੁਧਿ ਤਾਨ ਸੁਜਾਨ ਕਹਿਯੋ ਸਤਿ ਮਾਨ ਸੁ ਆਇ ਹੋ ਟੋਰ ਕੈ ਤਾ ਹਨਿ ਮੈ। 
ਨਿਰਭਉ ਨ੍ਰਿਪ ਰਾਜ ਕਰੋ ਨਗਰੀ ਸਗਰੀ ਜਿਨ ਸੋਚ ਕਰੋਂ ਮਨ ਮੈ। ੮੨। 


ਕ੍ਰਿਸਨਾਵਤਾਰ ੨੭ 


ਜਿਸ ਵੇਲੇ _ਜਸੋਧਾ ਜਾਗ _ਪਈ, ਪੁੱਤਰ ਨੂੰ ਵੇਖ _ਕੇ ਲੋਰੀਆਂ ਦੇਣ _ਲਗੀ। ਪੰਡਿਤਾਂ 
ਨੂੰ ਅਤੇ ਸਾਰੇ _ਗੁਣਵਾਨਾਂ ਨੂੰ ਬਹੁਤ-ਬਹੁਤ _ਦਾਨ ਦਿੱਤਾ ਗਿਆ। (ਨੰਦ ਦੇ 


ਘਰ) _ਪੁੰਤਰ _ਦਾ ਹੋਣਾ ਸੁਣ ਕੇ, ਬੂਜ _ਦੀਆਂ ਇਸਤਰੀਆਂ _ਲਾਲ _ਚੂਨੀਆਂ _ਓੜ ਕੇ ਤੁਰ 
ਪਈਆਂ ਜਿਵੇਂ _ਬਰਸਾਤ ਵਾਲੇ ਦਿਨਾਂ ਵਿਚ ਮਾਨੋ _ਲਾਲੜੀਆਂ _(ਦੀ _ਡਾਰ) ਉਡ ਕੇ ਚਲੀ 
ਜਾ _ਰਹੀ _ਹੋਵੇ।੭੭। 
ਨੰਦਾ ਨੰ ਕੱਸ ਪੁਤ ,ਨੈਹਾ -- 
ਦੰਹਰ” 

ਬੁਜ ਵਾਸੀਆਂ ਦਾ ਚੌਧਰੀ ਨੰਦ, ਭੇਟਾ ਲੈ ਕੇ ਕੰਸ ਕੋਲ ਗਿਆ ਅਤੇ ਜਾ ਕੇ ਬੇਨਤੀ 
ਕੀਤੀ (ਕਿ) ਮੇਰੇ _ਘਰ ਪੁੱਤਰ ਹੋਇਆ _ਹੈ। _੭੮। 
ਕਸ਼ਦੇਵ ਨੰ ਨੰਦ ਨੂੰ /ਨੈਹਾ -- 


ਘਰ ਨੂੰ ਚਲਿਆ (ਤਦੋਂ) _ਬਸੁਦੇਵ ਨੇ (ਸਾਰੇ _ਲੜਕਿਆਂ ਨੂੰ ਮਰਵਾਉਣ 


ਨੰਦ 
ਸੁਣੀ ਸੀ (ਨੰਦ ਨੂੰ `ਦਸਦਿਆਂ _ਕਹਿਣ ਲਗਾਂ) ਹੇ _ਗਵਾਲਿਆਂ ਦੇ ਸੁਆਮੀ! 
ਭੇਦ ਦੀ ਗੱਲ ਸੁਣ, ਤੈਨੂੰ ਬਹੁਤ _ਡਰ _ਲਗੇਗਾ। _੭੯। 
ਕੰਸ ਨੌ ਬਕ (ਦੈਤ) ਦੀ ਭੈਣ ਕਲ ਨੂੰ /ਨੈਹਾ -- 
ਹਾਵੀਯਾਂ 

ਕੰਸ ਨੇ _ਕਿਹਾ- ਹੇ ਬਕ ਦੈਂਤ ਦੀ ਭੈਣ ਪੂਤਨਾ! 
ਤੂੰ ਮੇਰਾ ਕੰਮ _ਕਰ। ਜਿਹੜੇ ਬਾਲਕ ਇਸ ਦੇਸ਼ ਵਿਚ ਜੈਮੇ 
ਨਾਲ ਮਾਰ ਦੇ, (ਕਿਉਂਕਿ) ਉਹ ਮੇਰਾ ਕਾਲ ਕਹੇ ਜਾਂਦੇ 


ਨੂੰ ਗੌਲ ਕਹੀ -- ਬ੍ਰਹਮਾ 
ਦੇ ਪੈਦਾ ਕੀਤੇ _ਸਾਰੇ (ਲੜਕੇ) _ਮਾਰ _ਦੇਵਾਂਗੀ, ਜਿਸ _ਕਰ _ਕੇ ਤੇਰਾ ਦੁਖ _ਮਿਟ 
ਜਾਵੇੰਗਾ।੮੧। 


੭ਾਵੀਯਾ 

ਤਦੋਂ _ਪੂਤਨਾ ਸਿਰ _ਨਿਵਾ ਕੇ _ਉਠੀ ਅਤੇ _ਕਹਿਣ ਲਗੀ __-- ਮੈਂ ਮਿੱਠਾ ਤੇਲੀਆ 
ਘੋਲ ਕੇ _ਥਣਾਂ ਉਤੇ ਲੇਪ _ਦਿਆੰਗੀ। _ਜੋ ਬਾਲ _ਥਣਾਂ ਨੂੰ ਚੁੰਘੇਗਾ, ਉਸ ਦੇ ਪ੍ਰਾਣ ਛੁਟ 
ਜਾਣਗੇ, (ਇਸ ਤਰ੍ਹਾਂ) ਉਸ ਨੂੰ ਛਿਣ ਵਿਚ ਮਾਰ _ਦਿਆਂਗੀ। _(ਪੂਤਨਾ ਨੇ) ਆਪਣੀ ਬੁੱਧੀ 


2੬ ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਲਾਲ 

ਦੰਹਰਾ 
ਅਤਿ _ਪਾਪਨ _ਜਗੈਨਾਥ ਪਰ ਬੀੜਾ _ਲੀਯੋ__ਉਠਾਇ। 
ਕਪਟ ਰੂਪ ਸੋਰਹ ਸਜੇ ਗੋਕੁਲ ਪਹੁੰਚੀ ਜਾਇ। ੮੩। 


ਹਾਵੀਯ” 
ਕਾਜਰ ਨੈਨਿ ਦੀਏ ਮਨ ਮੋਹਤ ਈਗੁਰ ਕੀ _ਬਿੰਦੁਰੀ ਜੁ _ਬਿਰਾਜੈ। 
ਟਾਡ ਭੁਜਾਨ ਬਨ੍ਹੀ ਕਟਿ ਕੇਹਿਰ ਪਾਇਨ ਨੂਪਰ ਕੀ ਧੁਨਿ ਬਾਜੈ। 
ਹਾਰ ਗਰੇ ਮੁਕਤਾਹਲ ਕੇ ਗਈ ਨੰਦ ਦੁਆਰਹਿ ਕੰਸ ਕੈ _ਕਾਜੈ। 
ਬਾਸ ਸੁਬਾਸ ਬਸੀ ਸਭ ਹੀ ਤਨ ਆਨਨ ਮੈ ਸਸਿ ਕੋਟਿਕ ਲਾਜੈ। ੮੪। 


ਸਰਧਾ ਕਾਲ _&ਤਨਾ ਪਤਾ 
ਦੰਹਰਾ 
ਬਹੁ ਆਦਰ _ਕਰਿ ਪੂਛਿਓ ਜਸੁਮਤਿ ਬਚਨ _ਰਸਾਲ। 
ਆਸਨ ਪੈ ਬੈਠਾਇ ਕੈ ਕਹਿਓ ਬਾਤ ਕਹੁ ਬਾਲ। ੮੫। 
£ਤਨਾ ਕਾਲ ਲਲੋਠਾ ਮੈਂ 
ਦੰਹਰਾ 
ਮਹਰਿ _ਤਿਹਾਰੇ ਸੁਤ _ਸੁਨਿਓ ਜਨਮਿਓ ਰੂਪ _ਅਨੁਪ। 
ਮੋ ਗੋਦੀ ਦੈ ਦੂਧ ਕੋ ਹੋਵੈ ਸਭ ਕੋ ਭੂਪ ੮੬। _ 


ਮਾਵੀਯ” 
ਗੋਦ ਦਯੋ ਜਸੁਧਾ ਤਬ ਤਾ ਕੇ ਸੁ ਅੰਤ ਸਮੈ ਤਬ ਹੀ ਉਨਿ ਲੀਨੋ। 
ਭਾਗ ਬਡੇ _ਦੁਰ ਬੁਧਨਿ ਕੇ ਭਗਵਾਨਹਿ ਕੌ ਜਿਨਿ ਅਸਥਨ ਦੀਨੋ। 
ਛੀਰ ਰਕਤ੍ਰ ਸੁ ਤਾਹੀ ਕੇ ਪ੍ਰਾਨ ਸੁ ਐਚ ਲਏ ਮੁਖ ਮੋ ਇਹ ਕੀਨੌ। 
ਜਿਉ ਗਗੜੀ ਤੁਮਰੀ ਤਨ ਲਾਇ ਕੈ ਤੇਲ ਲਏ ਤੁਚ ਛਾਡ ਕੈ ਪੀਨੋ। ੮੭। 


ਦੰਹਰਾ 
ਪਾਪ ਕਰਿਓ ਬਹੁ _ਪੂਤਨਾ ਜਾ ਸੋ _ਨਰਕ _ਡਰਾਇ। 
ਅੰਤਿ ਕਹਿਯੋ ਹਰਿ ਛਾਡਿ ਦੈ ਬਸੀ ਬਿਕੁੰਠਹਿ ਜਾਇ। ੮੮। 
ਹਾਵੀਯਾਂ 
ਦੇਹਿ ਛਿ ਕੋਸ ਪ੍ਰਮਾਨ ਭਈ ਪੁਖਰਾ ਜਿਮ ਪੇਟ ਮੁਖੋ ਨਲੂਆਰੇ। 
ਡੰਡ ਦੁਕੂਲ ਭਏ ਤਿਹ ਕੇ ਜਨੁ ਬਾਰ ਸਿਬਾਲ ਤੇ ਸੇਖ ਪੂਆਰੇ। 


ਕ੍ਰਿਸਨਾਵਤਾਰ ੨੯ 
ਕਵ ਨੰ /ਕੈਠਾ -- 
ਦੰਹਰਾ 
ਵੱਡੀ _ਪਾਪਣ _(ਪੂਤਨਾ) ਨੇ ਜਗਤ _ਦੇ ਸੁਆਮੀ ਨੂੰ ਮਾਰਨ _ਦਾ ਬੀੜਾ ਚੁਕ _ਲਿਆ 
ਹੈ। _ਕਪਟੀ ਰੂਪ ਵਾਲੀ _ਪੂਤਨਾ _ਨੇ ` ਸੋਲ੍ਹਾਂ ਸ਼ਿੰਗਾਰ ਕਰ _ਲਏ ਅਤੇ _ਗੋਕੁਲ ਵਿਚ ਜਾ 
ਪਹੁੰਚੀ। _੮੩। 
ਹਵੀਯਾਂ 


ਹੋ 

ਮੋਤੀਆਂ ਦਾ ਹਾਰ ਪਾਇਆ ਹੋਇਆ ਹੈ। (ਇਸ ਤਰ੍ਹਾਂ _ਪੂਤਨਾ) ਕੰਸ 
ਦੇ ਘਰ _ਗਈ। _ਉਤਮ ਸੁਗੰਧੀ ਸਾਰੇ ਸ਼ਹਿਰ ਵਿਚ ਵਸ ਰਹੀ ਹੈ ਅਤੇ ਮੂੰਹ (ਦੀ ਸੁੰਦਰਤਾ 
ਤੋਂ) ਕਰੋੜਾਂ _ਚੰਦ੍ਰਮੇ _ਸ਼ਰਮਿੰਦੇ ਹੁੰਦੇ _ਹਨ। _੮੪। 
ਲਲ਼ੋਹਾ ਨੰ £ਤਨਾ ਨੂੰ /ਕੈਹਾ -- 
ਦੰਹਰਾ 

ਬਹੁਤ ਆਦਰ _ਕਰ _ਕੇ _ਜਸੋਧਾ ਨੇ ਮਿਠੇ ਬੋਲਾਂ ਨਾਲ ਪੁਛਿਆ ਅਤੇ ਆਸਣ ਉਤੇ 
ਬਿਠਾ ਕੇ ਕਿਹਾ -- ਹੇ ਬਾਲਿਕਾ! ਦਸ (ਕਿਵੇਂ ਆਈ ਹੈਂ?)। ੮੫। 
£ਤਨਾ ਨੰ ਸਸੌਟਾ ਪਤ ਕਹਾ -- 
ਦੰਹਰਾ 

ਹੇ ਚੌਧਰਾਣੀ! (ਮੈਂ) ਸੁਣਿਆ ਹੈ ਤੇਰੇ (ਘਰ) ਅਨੂਪ ਰੂਪ _ਵਾਲਾ ਪੁੱਤਰ ਹੋਇਆ 
ਹੈ। (ਉਸ ਨੂੰ) ਮੇਰੀ ਗੋਦ (ਵਿਚ ਦੇ ਮੈਂ) ਦੁੱਧ ਦੇਵਾਂ! (ਮੇਰੇ ਦੁੱਧ ਦੇ ਪ੍ਰਤਾਪ ਨਾਲ ਉਹ) 
ਸਭ ਦਾ ਰਾਜਾ _ਹੋ__ਜਾਵੇਗਾ। _੮੬। 


ਗੋਦੀ ਵਿਚ ਦੇ ਦਿੱਤਾ। (ਜਦੋਂ ਉਸ _ਦਾ) 
ਨੂੰ) ਲੈ ਲਿਆ। (ਉਸ) ਮੰਦ ਬੁੱਧੀ ਵਾਲੀ 
ਨੇ ਭਗਵਾਨ ਨੂੰ _ਥਣ _ਚੁੰਘਾਇਆ। (ਕ੍ਰਿਸ਼ਨ ਨੇ) ਇਹ 


ਪੂਤਨਾ _ਦੇ _ਚੋਗੇ _ਭਾਗ _ਸਨ, _ਜਿਸ ਨੂ 

ਕੀਤਾ (ਕਿ) ਉਸ ਦੇ ਪ੍ਰਾਣ ਅਤੇ ਲਹੂ ਵੀ ਦੁੱਧ ( ਹੀ) ਮੁਖ ਵਿਚ ਖਿਚ ਲਏ। ਜਿਵੇਂ 
ਗਗੜੀ _ਸ਼ਰੀਰ ਨੂੰ ਤੂੰਬੀ ਲਾ ਕੇ, ਤੇਲ ਲਗੀ ਚਮੜੀ ਨੂੰ ਛੱਡ ਕੇ, ਲਹੂ _ਪੀ_ ਲੈਂਦੀ ਹੈ। 
੮੭। 

ਦੰਹਰਾ 


ਪੂਤਨਾ ਨੇ _ਭਾਰਾ ਪਾਪ ਕੀਤਾ ਸੀ, ਜਿਸ ਤੋਂ ਨਰਕ ਵੀ ਡਰਦੇ ਹਨ। (ਪਰ) ਅੰਤ 
ਵੇਲੇ (ਉਸ ਨੇ) ਕਿਹਾ -- ਹੇ ਹਰਿ! ਛੌਡ ਦਿਓ, (ਇਸ ਲਈ) ਬੈਕੁੰਠ ਵਿਚ ਜਾ ਵਸੀ।੮੮। 


(ਪੂਤਨਾ ਦੀ) ਦੇਹ ਛੇ ਕੋਹਾਂ ਤਕ (ਲੰਬੀ) ਹੋ ਗਈ, ਪੇਟ ਛਪੱੜ ਵਾਂਗ ਅਤੇ ਮੁਖ 
ਨਾਲੇ (ਵਰਗਾ) ਹੋ __ਗਿਆ। (ਦੋਵੇਂ) ਬਾਹਵਾਂ ਉਸ (ਛੱਪੜ ਦੇ) ਕੈਢੇ ਹੋ ਗਏ ਅਤੇ _ਵਾਲ 


੩ 0 


ਸੀ _ਦਸਮ-ਗ੍ਰੰਥ _ਸਾਹਿਬ 


ਸੀਸ ਸੁਮੇਰ ਕੋ ਸ੍ਰਿੰਗ ਭਯੋ ਤਿਹ ਆਖਨ ਮੈ ਪਰਗੇ ਖਡੂਆਰੇ। 
ਸਾਹ ਕੇ ਕੋਟ ਮੈ ਤੋਪ ਲਗੀ ਬਿਬ ਗੋਲਨ ਕੇ ਹ੍ਹੈ ਗਲੂਆਰੇ। ੮੯। 


ਦੰਹਰਾ 
ਅਸਥਨ ਮੁਖ ਲੈ ਕ੍ਰਿਸਨ ਤਿਹ ਊਪਰਿ ਸੋਇ ਗਏ। 
ਧਾਇ ਤਬੈ ਬ੍ਰਿਜ ਲੋਕ ਸਭ ਗੋਦ ਉਠਾਇ ਲਏ। ੯0। 
ਕਾਟਿ ਕਾਟਿ ਤਨ ਏਕਠੋ ਕੀਯੋਬ ਤਾ ਕੋ _ਢੇਰ। 
ਦੇ ਈਧਨ ਚਹੁੰ ਓਰ ਤੇ ਬਾਰਤ ਲਗੀ ਨ _ਬੇਰ। ੯੧। 


ਹਾਵੀਯਾਂ 
ਜਬ ਹੀ ਨੰਦ ਆਇ ਹੈ ਗੋਕੁਲ ਮੈ ਲਈ ਬਾਸ ਸੁਬਾਸ ਮਹਾ _ਬਿਸਮਾਨਿਓ। 
ਲੋਕ ਸਬੈ ਬ੍ਰਿਜ ਕੋ _ਬਿਰਤਾਤ ਕਹਿਓ ਸੁਨਿ ਕੈ ਮਨ ਮੈ ਡਰ ਪਾਨਿਓ। 
ਸਾਚ ਕਹੀ ਬਸੁਦੇਵਹਿ ਮੋ ਪਹਿ ਸੋ _ਪਰਤਛਿ ਭਈ ਹਮ _ਜਾਨਿਓ। 
ਤਾ ਦਿਨ ਦਾਨ ਅਨੇਕ _ਦੀਯੋ ਸਭ _ਬਿਪ੍ਹਨ _ਬੇਦ ਅਸੀਸ _ਬਖਾਨਿਓ। _੯੨। 


ਦੰਹਰਾ 
ਬਾਲ ਰੂਪ ਹੂ ਉਤਰਿਓ _ਦਯਾਸਿੰਧੁ _ਕਰਤਾਰ। 
ਪ੍ਰਿਥਮ _ਉਧਾਰੀ _ਪੂਤਨਾ ਭੂਮਿ _ਉਤਾਰਿਯੋ _ਭਾਰੁ। _੯੩। 
/ਛੱਤ ਨੰ ਫਨਨ ਨਕ ਘਰਾਣੇ ਲਾਝਤ_ਨਾਟਕ` ਗੁੰਥੋ_ &ਤਨਾ ਭਾਹ 
/#%ਆ7/ਟ' _ਅਪਤਨ ਸਤ ਸੁਭਮ ਅ੍ਤੁ/ 
ਅਥ _ਨਾਮ ਕਰਣ ਕਥਨੰ 
ਦੰਹਰਾ 
ਬਾਸੁਦੇਵ ਗਰਗ ਕੋ ਨਿਕਟਿ ਲੈ ਕਹੀ ਜੁ ਤਾਹਿ ਸੁਨਾਇ। 
ਗੋਕੁਲ ਨੰਦਹਿ ਕੇ ਭਵਨਿ ਕ੍ਰਿਪਾ ਕਰੋਂ ਤੁਮ ਜਾਇ। ੯੪। 
ਉਤੈ _ਤਾਤ ਹਮਰੇ ਤਹਾ ਨਾਮ ਕਰਨ ਕਰਿ _ਦੇਹੁ। 
ਹਮ ਤੁਮ ਬਿਨੁ ਨਹੀ ਜਾਨਹੀ ਅਉਰ _ਸੂਉਨ ਸੁਨ ਲੇਹੁ। ੯੫। 
ਨਾਵੀਯਾ 
ਬੇਗ _ਚਲਿਯੋ _ਦਿਜ ਗੋਕੁਲ ਕੋ _ਬਸੁਦੇਵ ਮਹਾਨ ਕਹੀ ਸੋਈ _ਮਾਨੀ। 
ਨੰਦ ਕੇ ਧਾਮ ਗਯੋ ਤਬ ਹੀ ਬਹੁ ਆਦਰ ਤਾਹਿ _ਕਰਿਯੋ ਨੰਦ ਰਾਨੀ। 
ਨਾਮੁ ਸੁ ਕ੍ਰਿਸਨ ਕਹਿਓ ਇਹ ਕੋ ਕਰਿ ਮਾਨ ਲਈ ਇਹ ਬਾਤ _ਬਖਾਨੀ। 
ਲਾਇ _ਲਗੰਨ ਨਛਤ੍ੂਨ _ਸੋਧਿ ਕਹੀ ਸਮਝਾਇ ਅਕਥ _ਕਹਾਨੀ। ੯੬। 


ਕ੍ਰਿਸਨਾਵਤਾਰ ੩੧ 


ਮਾਨੋ ਪਾਣੀ ਦੀ _ਕਾਈ ਅਤੇ ਸ਼ਿਖਾ (ਚੋਟੀ) ਫੁਆਰੇ (ਬਣ ਗਈ ਹੋਂਵੇ)। ਸਿਰ ਸੁਮੇਰ ਦੀ 
ਚੋਟੀ ਵਾਂਗੂ _ਬਣ _ਗਿਆ ਅਤੇ ਅੱਖਾਂ _ਉਸ _ਵਿਚ _ਖਡਿਆਂ ਸਮਾਨ ਹੋ _ਗਈਆਂ। (ਇਉਂ 
ਹੁੰਦਾ ਹੈ 


ਕ੍ਰਿਸ਼ਨ ਉਸ ਦੇ ਥਣ ਨੂੰ ਮੂੰਹ ਵਿਚ ਲੈ ਕੇ ਉਸ ਦੇ ਉਤੇ ਹੀ ਸੌਂ ਗਏ। ਉਸ 
ਵੇਲੇ ਬੂਜ ਦੇ ਸਾਰੇ ਲੋਕਾਂ ਨੇ _ਭੱਜ _ਕੇ (ਕ੍ਰਿਸ਼ਨ ਨੂੰ) ਗੋਦ ਵਿਚ ਚੁਕ _ਲਿਆ। ੯0। 
ਲੋਕਾਂ ਨੇ ਉਸ ਦੇ ਸ਼ਰੀਰ ਨੂੰ ਕਟ ਕਟ ਕੇ (ਇਕ ਥਾਂ ਤੇ) ਇਕੱਠਾ ਕਰ ਕੇ ਢੇਰ 
ਕਰ _ਦਿੱਤਾ। _ਚੌਹਾਂ ਪਾਸੇ ਲੱਕੜਾਂ ਜੋੜ ਦਿੱਤੀਆਂ ਅਤੇ _(ਤਨ ਨੂੰ) _ਸੜਦਿਆਂ _ਦੇਰ ਨਹੀਂ 
ਲਗੀ।੯੧। 
ਮਾਵੀਯ” 


1 ਸੁਣ ਕੇ (ਉਹ) ਮਨ ਵਿਚ ਡਰ ਗਿਆ। (ਸੋਚਣ ਲਗਾ) ਕਿ ਮੈਨੂੰ 
ਬਸੁਦੇਵ ਨੇ ਸੱਚ ਕਿਹਾ ਸੀ, ਉਹ (ਗੱਲ) ਪ੍ਰਤੇਖ ਹੋ ਗਈ ਹੈ। ਮੈਂ ਚੰਗੀ ਤਰ੍ਹਾਂ ਭੇਦ ਪਾ 
ਲਿਆ ਹੈ। ਉਸ ਦਿਨ ਉਸ ਨੇ ਅਨੇਕਾਂ ਦਾਨ ਦਿੱਤੇ ਅਤੇ ਬ੍ਰਾਹਮਣਾਂ ਨੇ ਵੇਦ (ਦੀ ਵਿਧੀ 
ਅਨੁਸਾਰ) _ ਅਸੀਸਾਂ _ਦਿੱਤੀਆਂ। _੯੨। 


ਦਇਆ ਦੇ ਸਮੁੰਦਰ ਕਰਤਾਰ, _ਬਾਲਕ ਰੂਪ _ਹੋ ਕੇ _(ਜਗ _ਵਿਚ) ਉਤਰੇ _ਹਨ। 
(ਉਨ੍ਹਾਂ ਨੇ) _ਪਹਿਲਾਂ _ਪੂਤਨਾ _ਦਾ _ਉਧਾਰ _ਕੀਤਾ ਅਤੇ _ਧਰਤੀ _ਦਾ ਭਾਰ _ਉਤਾਰਿਆ। _੯੩। 
/ਏੈਥੋ ਹਨੀ ਦਸ਼ਮ ਨਕੰਧ ਪੁਰਾਣ ਲਾਝਤੂ ਨਾਟਕ ਦਾ _ਤਨਾ ਕਹ ਵਾਲਾ 
%ਆ/ਹ%ਆ70ਟ ਸਪਤ _ਗੋਂਏਆ/ ਸਭ ਲਭ __ਹੰ/ 
ਹੁਣ ਨਾਮਕਰਣ ਦਾ ਕਥਨ ਆਰੰਭ 
ਦੰਹਰਾ 
ਬਸੁਦੇਵ ਨੇ _'ਗਰਗ' _(ਪ੍ਰੋਹਿਤ) ਨੂੰ ਨੇੜੇ _ਕਰ ਕੇ (ਬੁਲਾ ਕੇ) ਉਸ ਨੂੰ ਸੁਣਾ ਕੇ 


(ਇਹ ਗੱਲ) _ਆਖੀ-- ਤੁਸੀਂ ਕ੍ਰਿਪਾ ਕਰ _ਕੇ ਗੋਕਲ ਵਿਚ ਨੰਦ ਦੇ ਘਰ ਜਾਓ। ੯੪। 

ਉਥੇ ਉਸ ਦੇ (ਘਰ) ਮੇਰਾ ਪੁੱਤਰ ਹੈ। ਉਸ ਦਾ 'ਨਾਮਕਰਣ” ਕਰ ਦੇਵੋ, ਪਰ ਕੰਨ 
ਦੇ ਕੇ ਸੁਣ ਲਵੋ (ਕਿ ਇਸ ਗੱਲ ਨੂੰ) ਮੇਰੇ ਤੋਂ ਬਿਨਾ ਹੋਰ (ਕੋਈ) ਨ ਜਾਣੇ। ੯੫। 
ਮਾਵੀਯ” 

(ਗਰਗ) ਬ੍ਰਾਹਮਣ ਛੇਤੀ ਨਾਲ ਗੋਕੁਲ ਨੂੰ ਤੁਰ ਪਿਆ, (ਜੋ ਗੱਲ) _ਮਹਾਨ _ਬਸੁਦੇਵ 
ਨੇ ਕਹੀ, ਓਹੀ (ਉਸ ਨੇ) ਮੰਨ ਲਈ। ਤਦ (ਉਹ) ਨੰਦ ਦੇ ਘਰ ਪਹੁੰਚਿਆ ਅਤੇ ਜਸੋਧਾ 
ਨੇ ਉਸ ਦਾ ਬਹੁਤ ਆਦਰ _ਕੀਤਾ। (ਗਰਗ ਨੇ) ਇਹ ਗੱਲ ਕਹੀ (ਕਿ) ਇਸ ਦਾ ਨਾਮ 
“ਕ੍ਰਿਸਨ” ਰਖੋ। (ਨੰਦ ਨੇ ਵੀ ਇਹ ਆਖੀ ਹੋਈ ਗੱਲ ਸੱਤ) ਕਰ ਕੇ ਮੰਨ ਲਈ। _ਲਗਨ 
ਲਗਾ ਕੇ ਅਤੇ ਨਫੱਤ੍ਰਾਂ ਨੂੰ ਸੋਧ ਕੇ (ਗਰਗ ਨੇ ਕ੍ਰਿਸ਼ਨ ਦੀ) ਨ ਕਥਨ ਕੀਤੀ ਜਾ ਸਕਣ 
ਵਾਲੀ ਕਹਾਣੀ ਸੁਣਾ _ਦਿੱਤੀ। _੯੬। 


੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਕ੍ਰਿਸਨ ਨਾਮ ਤਾ ਕੋ ਧਰਿਯੋ ਗਰਗਹਿ _ਮਨੈ ਬਿਚਾਰਿ। 
ਸਿਆਮ ਪਲੋਟੈ ਪਾਇ ਜਿਹ ਇਹ ਸਮ ਮਨੋ _ਮੁਰਾਰਿ। ੯੭। 


ਸੁਕਲ ਬਰਨ _ਸਤਿਜੁਗਿ ਭਏ ਪੀਤ ਬਰਨ ਤ੍ਰੇਤਾਇ। 
ਪੀਤ ਬਰਨ ਪਟ _ਸਿਆਮ ਤਨ ਨਰ ਨਾਹਨਿ ਕੇ ਨਾਹਿ। ੯੮। 


ਨਾਵੀਯ੍ਾ 
ਅੰਨ੍ਯ _ਦਯੋ __ਗਰਗੈ ਜਬ _ਨੰਦਹਿ ਤਉ ਉਠਿ ਕੈ ਜਮੁਨਾ ਤਟਿ ਆਯੋ। 
ਨ੍ਹਾਇ ਕਟੈ ਕਰਿ ਕੈ ਧੁਤੀਆ ਹਰਿ ਕੋ ਅਰੁ ਦੇਵਨ ਭੋਗ ਲਗਾਯੋ। 
ਆਇ ਗਏ ਨੰਦ ਲਾਲ ਤਬੈ ਕਰ ਸੋ ਗਹਿ ਕੈ ਅਪੁਨੇ ਮੁਖ ਪਾਯੋ। 
ਚਕ੍ਰਤ ਹ੍ਹੈ ਗਯੋ ਪੇਖਿ ਤਬੈ ਤਿਹ ਅੰਨ੍ਯ ਸਭੈ ਇਨ ਭੀਟਿ ਗਵਾਯੋ। ੯੯। 


ਫੇਰਿ ਬਿਚਾਰ ਕਰਿਯੋ ਮਨ ਮੈ ਇਹ ਤੇ ਨਹਿ ਬਾਲਕ ਧੈ ਹਰਿ ਜੀ ਹੈ। 
ਮਾਨਸ ਪੰਚ ਭੂ ਆਤਮ ਕੋ ਮਿਲਿ ਕੈ ਤਿਨ ਸੋ ਕਰਤਾ ਸਰਜੀ ਹੈ। 


ਯਾਦ ਕਰੀ ਮਮਤਾ ਇਹ ਕਾਰਨ ਮਧ ਕੋ ਦੂਰ ਕਰੈ ਕਰਜੀ ਹੈ। 
ਮੂੰਦ ਲਈ ਤਿਹ ਕੀ ਮਤਿ ਯੌ ਪਟ ਸੌ ਤਨ ਢਾਪਤ ਜਿਉਂ ਦਰਜੀ _ਹੈ। ੧00। 


ਨੰਦ ਕੁਮਾਰ ਤ੍ਰਿਬਾਰ ਭਯੋ ਜਬ ਤੋ ਮਨਿ ਬਾਮਨ ਕ੍ਰੋਧ ਕਰਿਓ ਹੈ। 
ਮਾਤ _ਖਿਝੀ ਜਸੁਦਾ ਹਰਿਕੋ ਗਹਿ ਕੈ ਉਰ ਆਪਨੇ ਲਾਇ ਧਰਿਓ ਹੈ। 
ਬੋਲ ਉਠੇ ਭਗਵਾਨ ਤਬੈ ਇਹ ਦੋਸ ਨ ਹੈ ਮੁਹਿ ਯਾਦ ਕਰਿਓ ਹੈ। 
ਪੰਡਿਤ ਜਾਨ ਲਈ ਮਨ ਮੈ ਉਠ ਕੈ ਤਿਹ ਕੇ ਤਬ ਪਾਇ ਪਰਿਓ ਹੈ। ੧0੧। 


ਦੰਹਰਾ 
ਨੰਦ ਦਾਨ ਤਾ ਕੌ ਦਯੋ ਕਹ ਲਉ ਕਹੋਂ ਸੁਨਾਇ। 
ਗਰਗ ਆਪਨੇ ਘਰਿ _ਚਲਿਯੋ ਮਹਾ ਪ੍ਰਮੁਦ ਮਨਿ _ਪਾਇ। ੧0੨। 
/ਇਤ ਤੀ ਲਾਚਤ੍ਹ ਨਾਟਕ ਕੁੰਲੇ_ /ਕੈਸਨਾਵਤਾਨੇ ਨਾਮਕਰਨ _ਲਰਨਨੰ/ 


ਨਾਵੰਯਾ 


ਬਾਲਕ ਰੂਪ ਧਰੇ ਹਰਿ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ। 
ਮਾਤ ਲਡਾਵਤ ਹੈ ਤਿਹ ਕੌ ਔ ਝੁਲਾਵਤ ਹੈ ਕਰਿ ਮੋਹਿਤ ਕੈਸੇ। 


ਕ੍ਰਿਸਨਾਵਤਾਰ ੩੩ 


ਦੰਹਾਰਾ 

ਗਰਗ _ਨੇ _ਮਨ ਵਿਚ ਵਿਚਾਰ ਕਰ ਕੇ ਉਸ ਦਾ ਨਾਮ 'ਕ੍ਰਿਸਨ` ਰਖ ਦਿੱਤਾ। 
ਸਿਆਮ (ਕਵੀ ਕਹਿੰਦੇ ਹਨ) ਫਿਰ (ਗਰਗ _ ਬਾਲਕ _ਦੇ) ਚਰਨ _ਪਰਸਦਾ _('ਪਲੋਟੈ”) ਹੈ 
(ਅਤੇ _ਕਹਿੰਦਾ _ਹੈ) _ਇਸ ਨੂੰ ਭਗਵਾਨ _ ਸਮਾਨ _ ਸਮਝੋ।੯੭। 

ਸਤਿਜੁਗ _ਵਿਚ ਚਿੱਟੇ ਰੰਗ _ਵਾਲਾ _(ਹੰਸਾਵਤਾਰ) ਹੋਇਆ ਅਤੇ ਤ੍ਰੇਤੇ ਵਿਚ _ਪੀਲੇ 
ਰੰਗ _(ਦੇ _ਬਸਤ੍ਰਾਂ _ਵਾਲਾ _ਰਾਮ _ਹੋਇਆ)। (ਹੁਣ ਉਹੀ) ਪੀਲੇ _ਰੰਗ _ਦੇ _ਕਪੜਿਆਂ ਅਤੇ 
ਸਾਂਵਲੇ _ ਸ਼ਰੀਰ _ਵਾਲਾ, _ ਮਹਾਰਾਜਿਆਂ _ਦਾ ਰਾਜਾ _ (ਕ੍ਰਿਸ਼ਨ ਅਵਤਾਰ) ਹੋਇਆ _ ਹੈ।੯੮। 


ਖੁਰਾਬ _ਕਰ 
ਦਿੱਤਾ _ਹੈ। _੯੯। 
(ਗਰਗ ਨੇ) ਮੁੜ ਕੇ ਮਨ ਵਿਚ ਵਿਚਾਰ ਕੀਤਾ, (ਕਿ) ਇਹ (ਤਾਂ) ਬਾਲਕ ਨਹੀਂ 
ਸਗੋਂ ਹਰਿ ਜੀ ਆਪ _ਹਨ। ਜਿਸ ਨੇ ਪੰਜ ਤੱਤ੍ਹਾਂ ਅਤੇ ਆਤਮਾ ਨੂੰ ਮਿਲਾ 
ਦੀ ਸਿਰਜਨਾ ਕੀਤੀ ਹੈ, ਇਹ ਤਾਂ ਉਹੀ ਹੈ। (ਕਿਉਂਕਿ) ਮੈਂ ਯਾਦ _ਕੀਤਾ 
ਆਪਣੇ-ਪਨ _ਦੀ _ਭਾਵਨਾ _ਨਾਲ _ਵਿਥ ਨੂੰ ਮਨ ਵਿਚੋਂ ਦੂਰ _ਕਰ _ਦਿੱਤਾ _ਹੈ। _(ਭਗਵਾਨ 
ਨੇ) ਉਸ ਦੀ ਮਤ ਨੂੰ (ਇਸ ਤਰ੍ਹਾਂ) ਢਕ ਲਿਆ ਜਿਵੇਂ ਦਰਜੀ ਕਪੜੇ ਨਾਲ ਤਨ ਨੂੰ 
ਢਕ ਦਿੰਦਾ ਹੈ। _੧00। 

ਕ੍ਰਿਸ਼ਨ ਨੇ ਜਦੋਂ ਤਿੰਨ ਵਾਰ ਭੋਜਨ (ਜੂਠਾ) ਕਰ ਦਿੱਤਾ, ਤਦ ਪੰਡਿਤ ਨੇ ਮਨ ਵਿਚ 
ਕ੍ਰੋਧ _ਕੀਤਾ। ਤਾਂ _ਖਿਝੀ ਹੋਈ _ਜਸੋਧਾ ਨੇ ਕ੍ਰਿਸ਼ਨ ਨੂੰ ਫੜ ਕੇ ਆਪਣੀ ਛਾਤੀ ਨਾਲ ਲਗਾ 
ਲਿਆ। ਉਸੇ ਵੇਲੇ ਭਗਵਾਨ (ਕ੍ਰਿਸ਼ਨ ਜੀ) ਬੋਲ ਪਏ, ਇਸ ਵਿਚ ਮੇਰਾ ਕੋਈ ਦੋਸ਼ ਨਹੀਂ 
ਹੈ (ਕਿਉਂਕਿ ਇਸ ਨੇ) ਮੈਨੂੰ ਆਪ ਹੀ ਯਾਦ ਕੀਤਾ ਹੈ (ਕਿ ਆਓ ਭਗਵਾਨ ਭੋਗ 
ਲਗਾਓ)। ਇਹ ਸੁਣ ਕੇ ਪੰਡਿਤ ਨੇ ਮਨ ਵਿਚ ਜਾਣ ਲਿਆ (ਜੋ ਸਚ-ਮੁਚ ਹੀ ਇਹ 
ਵਿਸ਼ਠੂ _ਅਵਤਾਰ ਹੈ), _ਤਦ _ਉਠ ਕੇ ਉਸ ਦੇ ਚਰਨੀ ਪੈ ਗਿਆ। ੧0੧ 
ਦੰਹਰਾ 

ਨੰਦ ਨੇ ਉਸ ਨੂੰ (ਜੋ) ਦਾਨ ਦਿੱਤਾ (ਉਸ ਨੂੰ ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ? 
ਗਰਗ (ਦਾਨ) ਪ੍ਰਾਪਤ _ਕਰ _ਕੇ ਪ੍ਰਸੰਨ ਮਨ ਨਾਲ ਆਪਣੇ _ਘਰ ਨੂੰ ਤੁਰ _ਪਿਆ।੧0੨। 


/ਟਲੋਂ ਨੰ ਲੰਓਤ੍ਹ_ ਨਾਟਕ ਗੁੱਝ ਦੇ _ ਨਾਮਕਰਨ ਵਰਣਨ ਲੀ ਨ੫ਤੀੰ/ 


ਤਦੋਂ ਬਾਲਕ ਰੂਪ _ਧਰੇ _ਹੋਇਆਂ ਹਰਿ ਜੀ _ਪੰਘੂੜੇ ਉਪਰ _ਕਿਸ ਤਰ੍ਹਾਂ `ਝੂਲ ਰਹੇ 
ਹਨ? ਉਨ੍ਹਾਂ ਨੂੰ _ਜਸੋਧਾ _ਮਾਤਾ _ਲਡਾਉਂਦੀ ਹੈ ਅਤੇ _ਝੁਲਾਉਂਦੀ ਹੈ; (ਉਹ) _ਕਿਸ ਤਰ੍ਹਾਂ 


ਸੀ _ਦਸਮ-ਗ੍ਰੰਥ _ਸਾਹਿਬ 


ਤਾ ਛਬਿ ਕੀ ਉਪਮਾ ਅਤਿ ਹੀ ਕਬਿ ਸ੍ਯਾਮ ਕਹੀ ਮੁਖ ਤੇ ਫੁਨਿ ਐਸੇ। 
ਭੂਮਿ ਦੁਖੀ ਮਨ ਮੈ ਅਤਿ ਹੀ ਜਨੁ _ਪਾਲਤ ਹੈ ਰਿਪੁ ਦੈਤਨ ਜੈਸੇ। ੧0੩। 


ਭੂਖ ਲਗੀ ਜਬ ਹੀ ਹਰਿ ਕੋ ਤਬ ਪੈ ਜਸੁਧਾ ਥਨ ਕੌ ਤਿਨਿ ਚਾਹਿਯੋ। 
ਮਾਤ ਉਠੀ ਨ ਭਯੋ ਮਨ ਕੂਧ ਤਬੈ ਪਗ ਸੋ _ਮਹਿ ਗੋਡ ਕੈ ਬਾਹਿਯੋ। 

ਤੇਲ ਧਰਿਓ ਅਰੁ _ਘੀਉ ਭਰਿਓ ਛੁਟਿ ਭੂਮਿ ਪਰਿਯੋ ਜਸੁ ਸ੍ਯਾਮ ਸਰਾਹਿਯੋ। 
ਹੋਤ ਕੁਲਾਹਲ ਮਧ ਪੁਰੀ ਧਰਨੀ ਕੋ ਮਨੋ ਸਭ ਸੋਕ ਸੁ _ਲਾਹਿਯੋ। ੧0੪। 


ਧਾਇ ਗਏ ਬ੍ਰਿਜ ਲੋਕ ਸਬੈ ਹਰਿ ਜੀ ਤਿਨ ਅਪਨੇ ਕੰਠ ਲਗਾਏ। 
ਅਉਰ ਸਭੈ ਬ੍ਰਿਜ ਲੋਕ _ਬਧੂ ਮਿਲਿ _ਭਾਤਨ _ਭਾਤਨ ਮੰਗਲ _ਗਾਏ। 
ਭੂਮਿ ਹਲੀ ਨਭ ਯੋ ਇਹ ਕਉਤਕ _ਬਾਰਨ ਭੇਦ ਯੋ _ਭਾਖਿ ਸੁਨਾਏ। 
ਚਕ੍ਰਤ ਬਾਤ ਭਏ ਸੁਨਿ ਕੈ ਅਪਨੇ ਮਨ ਮੈ ਤਿਨ ਸਾਚ ਨ ਲਾਏ। ੧0੫। 


ਹਾਵੀਯਾਂ 
ਕਾਨਹਿ ਕੇ ਸਿਰ ਸਾਥ ਛੁਹਾਇ ਕੈ ਅਉਰ ਸਭੈ ਤਿਨ ਅੰਗਨ ਕੋ। 
ਅਰੁ ਲੋਕ ਬੁਲਾਇ ਸਬੈ ਬ੍ਰਿਜ ਕੈ ਬਹੁ ਦਾਨ ਦਯੋ ਤਿਨ ਮੰਗਨ ਕੋ। 
ਅਰੁ ਦਾਨ ਦਯੋ ਸਭ ਹੀ ਗ੍ਰਿਹ ਕੋ ਕਰ ਕੈ ਪਟ ਰੰਗਨ ਰੰਗਨ ਕੋ। 
ਇਹ ਸਾਜ ਬਨਾਇ ਦਯੋ ਤਿਨ ਕੋ ਅਰੁ ਅਉਰ ਦਯੋ ਦੁਖ ਭੰਗਨ ਕੋ। _੧0੬। 
ਕੱਸ ਭਾਲ _ਡ੍ਰਣਾਵਰਤ ੭ 
%7ਤਲ 


ਜਬੈ ਪੂਤਨਾ ਹਨੀ ਸੁਨੀ ਗੋਕੁਲ ਬਿਖੈ। ਤ੍ਰਿਣਾਵਰਤ ਸੋ ਕਹਿਯੋ ਜਾਹੁ ਤਾ ਕੋ ਤਿਥੈ। 


ਨੰਦ ਬਾਲ ਕੋ_ ਮਾਰੋ ਐਸੇ ਪਟਕਿ ਕੈ। ਹੋ ਪਾਥਰ ਜਾਣੁ ਚਲਾਈਐ ਕਰ ਸੋ _ਝਟਕਿ ਕੈ। ੧0੭। 


ਹਾਵੀਯਾਂ 
ਕੰਸਹਿ ਕੈ ਤਸਲੀਮ _ਚਲਿਯੋ ਹੈ _ਤ੍ਰਿਣਾਵਰਤ _ਸੀਘਰ ਦੈ ਗੋਕੁਲ ਆਯੋ। 
ਬਉਡਰ ਕੋ ਤਬ ਰੂਪ ਧਰਿਯੋ ਧਰਨੀ ਪਰ ਕੈ ਬਲ ਪਉਨ ਬਹਾਯੋ। 
ਆਗਮ ਜਾਨ ਕੈ ਭਾਰੀ ਭਯੋ ਹਰਿ ਮਾਰਿ ਤਬੈ ਵਹ ਭੂਮਿ ਪਰਾਯੋ। 
ਪੂਰ ਭਏ ਦ੍ਰਿਗ ਮੂੰਦ ਕੈ ਲੋਕਨ ਲੈ ਹਰਿ ਕੋ ਨਭਿ ਕੇ ਮਗ ਧਾਯੋ। ੧0੮। 


ਕ੍ਰਿਸਨਾਵਤਾਰ ੩੫ 


ਮੋਹਿਤ ਕਰ ਰਹੇ ਹਨ? ਉਸ ਦ੍ਰਿਸ਼ ਦੀ ਉਪਮਾ ਸ਼ਿਆਮ ਕਵੀ 
ਇਉਂ ਕਹੀ ਹੈ, ਮਾਨੋ ਧਰਤੀ ਮਨ ਵਿਚ ਬਹੁਤ ਦੁਖੀ ਹੋ _ ਕੇ ਦੈਂਤਾਂ 
ਰਹੀ ਹੋਵੇ।੧0੩। 


ਜਦੋਂ ਕ੍ਰਿਸ਼ਨ ਨੂੰ ਭੁਖ _ਲਗੀ ਤਦੋਂ ਉਨ੍ਹਾਂ ਨੇ _ਜਸੋਧਾ ਦਾ _ਥਣ _(ਚੁੰਘਣਾ) ਚਾਹਿਆ; 
ਪਰ _ਮਾਤਾ ਨ _ਉਠੀ। ਮਨ ਵਿਚ ਕ੍ਰੋਧ ਆ ਗਿਆ, ਤਦ ਪੈਰ ਨਾਲ ਧਰਤੀ ਨੂੰ ਘੁਟ ਕੇ 
ਦਬਾ _ਦਿੱਤਾ। (ਧਰਤੀ ਹਿੱਲ ਗਈ), ਜੋ ਤੇਲ (ਘਰ ਵਿਚ) ਧਰਿਆ ਹੋਇਆ ਸੀ ਅਤੇ 
ਘਿਉ (ਭਾਂਡਿਆਂ ਵਿਚ) ਭਰਿਆ ਹੋਇਆ ਸੀ ਉਹ ਸਾਰਾ ਵਗ ਕੇ ਧਰਤੀ ਉਤੇ ਆ ਗਿਆ, 
ਜਿਸ ਦੀ ਉਪਮਾ ਸ਼ਿਆਮ (ਕਵੀ) ਨੇ ਇਸ ਤਰ੍ਹਾਂ ਕੀਤੀ ਹੈ, ਮਾਨੋ ਮਥੁਰਾ ਪੁਰੀ _ਵਿਚ 
ਕੁਲਾਹਲ ਹੋ ਰਿਹਾ ਹੋਵੇ, (ਇਸ ਕਰ ਕੇ) ਧਰਤੀ ਨੇ (ਘਿਉ ਡੋਹਲ ਕੇ) ਸਾਰਾ ਸ਼ੋਕ ਲਾਹ 


ਦਿੱਤਾ ਹੈ। ੧0੪। 


ਬਰਜ ਦੇ ਸਾਰੇ _ਲੋਕ _ਭਜਦੇ ਗਏ ਅਤੇ ਕ੍ਰਿਸ਼ਨ ਜੀ _ ਨੂੰ ਆਪਣੇ ਗਲ _ਨਾਲ ਲਾ 
ਲਿਆ। ਬੂਜ ਦੇ ਹੋਰ ਵੀ ਸਾਰੇ ਲੋਕ _ਅਤੇ ਇਸਤਰੀਆਂ ਮਿਲ ਕੇ ਭਾਂਤ ਭਾਂਤ ਦੇ ਮੰਗਲ 
ਗਾਣ _ਲਗੀਆਂ। _ਧਰਤੀ ਕੰਬ _ਗਈ _ਅਤੇ _ ਆਕਾਸ਼ _ਵਿਚ _(ਭਾਰੀ) ਕੌਤਕ _ਹੋਇਆ। ਇਸ 
ਭੇਦ ਨੂੰ ਬਾਲਿਕਾਵਾਂ (“ਬਾਰਨ”) ਨੇ ਕਹਿ (ਕੇ ਸਪਸ਼ਟ _ਕਰ _ਦਿੱਤਾ)। ਇਹ ਸੁਣ ਕੇ ਸਾਰੇ 
ਹੈਰਾਨ ਹੋ ਗਏ ਅਤੇ ਉਨ੍ਹਾਂ ਨੇ _ਆਪਣੇ _ਮਨ ਵਿਚ (ਇਸ ਨੂੰ) ਸਚ ਕਰ ਕੇ ਨ 
ਮੰਨਨਿਆ।੧0੫। 
ਮਾਵੀਲ” 

ਬੂਜ ਦੇ ਸਾਰੇ ਮੰਗਤਿਆਂ ਨੂੰ ਬੁਲਾ ਕੇ (ਨੰਦ ਨੇ) ਕਾਨ੍ਹ ਦੇ ਸਿਰ ਨਾਲ ਅਤੇ ਉਸ 
ਦੇ ਸਾਰੇ ਅੰਗਾਂ ਨਾਲ ਛੁਹਾ ਕੇ (ਅਨੇਕ ਪਦਾਰਥ) _ਦਾਨ ਕਰ _ਦਿੱਤੇ। ਸਾਰੇ ਘਰਾਂ ਨੂੰ ਰੰਗਾਂ 
ਰੰਗਾਂ ਦੇ _ਕਪੜੇ _ਦਾਨ _ਕਰ _ਦਿੱਤੇ। ਇਹ ਢੰਗ _ਬਣਾ ਕੇ ਉਨ੍ਹਾਂ ਨੂੰ (ਦਾਨ) ਦਿੱਤਾ ਅਤੇ 


ਦੁਖਾਂ ਦੇ _ਨਾਸ _ਲਈ ਹੋਰ _(ਸਭ _ ਤਰ੍ਹਾਂ ਦਾ ਧਨ) _ (ਪਦਾਰਥ) _ਦਿੱਤਾ। _੧0੬। 


੭%7#=ਤਲ 

ਜਦੋਂ (ਕੰਸ ਨੇ) _ਗੋਕਲ _ਵਿਚ _ਪੂਤਨਾ ਦੇ ਮਾਰੇ ਜਾਣ ਦੀ _ਗੌਲ ਸੁਣੀ (ਤਦੋਂ ਉਸ 
ਨੇ) ਤ੍ਰਿਣਾਵਰਤ (ਦੈਂਤ ਨੂੰ) ਕਿਹਾ -- ਤੂੰ ਛੇਤੀ ਨਾਲ _ਗੋਕੁਲ ਜਾ ਅਤੇ ਨੰਦ ਦੇ ਪੁੱਤਰ 
ਨੂੰ ਇਸ ਤਤ੍ਹਾਂ _ਪਟਕਾ _ਕੇ _ਮਾਰ ਜਿਵੇਂ _ਹੌਥ _ਨਾਲ ਝਟਕਾ ਦੇ ਕੇ ਪੱਥਰ _ਚਲਾਈਦਾ 
ਹੰ।੧0੭। 
੭ਾਵੀਯਾ 


ਤ੍ਰਿਣਾਵਰਤ ਕੰਸ ਨੂੰ ਪ੍ਰਣਾਮ _('ਤਸਲੀਮ”) ਕਰ _ਕੇ ਤੁਰਿਆ ਅਤੇ ਛੇਤੀ _ਨਾਲ 
ਗੋਕਲ _ਆਇਆ। _ਉਸ ਨੇ ਵਾਵਰੋਲੇ _ਦਾ _ਰੂਪ _ਧਾਰਨ _ਕੀਤਾ ਅਤੇ _ਧਰਤੀ ਉਤੇ ਜ਼ੋ 


ਪ੍ਰ 
ਗਰ 
ਕਰ 
ਨ 
ਯਹ 
ਰਹ 
ਨ 
ਰੰ 


ਕੇ ਲੋਕਾਂ (ਨੇ ਅੱਖਾਂ) ਬੰਦ ਕਰ ਲਈਆਂ, (ਤਦੋਂ _ਤ੍ਿਣਾਵਰਤ) 
ਦੇ ਰਸਤੇ ਭਜ _ਗਿਆ। _੧0੮। 


੩ ੬ 


ਸੀ _ਦਸਮ-ਗ੍ਰੰਥ _ਸਾਹਿਬ 


ਜਉ ਹਰਿ ਜੀ ਨਭਿ ਬੀਚ ਗਯੋ ਕਰ ਤਉ ਅਪਨੇ ਬਲ ਕੋ ਤਨ ਚਟਾ 

ਰੂਪ ਭਯਾਨਕ ਕੋ ਧਰਿ ਕੈ ਮਿਲਿ ਜੁਧ ਕਰਿਯੋ ਤਬ ਰਾਛਸ ਫਟਾ 

ਫੇਰਿ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤਰ ਕੋ _ਕਟਾ। 

ਰੁੰਡ ਗਿਰਿਯੋ ਜਨੁ ਪੇਡਿ ਗਿਰਿਯੋ ਇਮ ਮੁੰਡ ਪਰਿਯੋ ਜਨੁ ਡਾਰ ਤੇ ਖਟਾ। ੧0੯। 


/ਇਤ ਨੀ ਲੰਚਤ੍ਹ ਨਾਟਕ ਜੁੰਲੇ _/ਸ਼ਨਾਵਤਾਨੇ /ਡਣਾਵਰਤ _ਲਨਹਾ _ਆਘਤਨ/ 


ਹਾਵੰਯ” 
ਕਾਨ੍ਹ ਬਿਨਾ ਜਨ _ਗੋਕੁਲ ਕੇ ਬਹੁ _ਆਜਿਜ ਹੋਇ ਇਕਤੁ _ਢੂੰਡਾਯੋ 
ਦੁਆਦਸ ਕੋਸ ਪੈ ਜਾਇ ਪਰਿਯੋ ਹੁਤੋ ਖੋਜਤ ਖੋਜਤ ਧੈ ਮਿਲਿ ਪਾਯੋ। 
ਲਾਇ ਲੀਯੋ _ਹੀਯ ਸੋ ਸਭ ਹੀ ਤਬ ਹੀ ਮਿਲਿ ਕੈ ਉਨ ਮੌਗਲ ਗਾਯੋ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਯੋ। ੧੧0। 


ਦੈਤ ਕੋ ਰੂਪ ਭਯਾਨਕ ਦੇਖ ਕੈ ਗੋਪ ਸਭੋ ਮਨ ਮੈ ਡਰੁ ਕਕੀਆ। 

ਮਾਨਸ ਕੀ ਕਹ ਹੈ ਗਨਤੀ ਸੁਰ ਰਾਜਹਿ ਕੋ _ਪਿਖਿ ਫਾਟਤ ਹੀਆ। 

ਐਸੋ ਮਹਾ _ਬਿਕਰਾਲ ਸਰੂਪ ਤਿਸੈ ਹਰਿ ਨੇ ਛਿਨ ਮੈ ਹਨਿ ਲੀਆ। 

ਆਇ ਸੁਨਿਓ ਅਪੁਨੇ ਗ੍ਰਿਹ ਮੈ ਤਿਹ ਕੋ _ਬਿਰਤਾਤ ਸਭੈ ਕਹਿ _ਦੀਆ। ੧੧੧। 


ਦੈ ਬਹੁ ਬਿਪਨ ਕੋ ਤਬ ਦਾਨ ਸੁ ਖੇਲਤ ਹੈ ਸੁਤ ਸੋ ਫੁਨਿ ਮਾਈ। 

ਅੰਗੁਲ ਕੈ ਮੁਖ ਸਾਮੁਹਿ ਹੋਤ ਹੀ _ਲੇਤ ਭਲੇ ਹਰਿ ਜੀ ਮੁਸਕਾਈ। 

ਆਨੰਦ ਹੋਤ ਮਹਾ ਜਸੁਦਾ ਮਨਿ ਅਉਰ ਕਹਾ ਕਹੋ ਤੋਹਿ ਬਡਾਈ। 

ਤਾ ਛਬਿ ਕੀ ਉਪਮਾ ਅਤਿ ਪੈ ਕਬਿ ਕੇ ਮਨ ਮੈ ਤਨ ਤੇ ਅਤਿ ਭਾਈ। ੧੧੨। 


ਅਥ ਸਾਰੀ ਬਿਸੁ ਮੁਖ ਮੋ ਕ੍ਰਿਸਨ ਜੀ ਜਸੋਧਾ ਕੋ ਦਿਖਾਈ 
ਹਵੀਯਾਂ 
ਮੋਹਿ ਬਢਾਇ ਮਹਾ ਮਨ ਮੈ ਹਰਿ ਕੌ ਲਗੀ ਫੇਰਿ ਖਿਲਾਵਨ ਮਾਈ। 
ਤਉ ਹਰਿ ਜੀ ਮਨ ਮਧ ਬਿਚਾਰਿ ਸਿਤਾਬ ਲਈ ਮੁਖਿ ਮਾਹਿ ਜੰਭਾਈ। 
ਚਕ੍ਰਤ ਹੋਇ ਰਹੀ ਜਸੁਧਾ ਮਨ ਮਧਿ ਭਈ ਤਿਹ ਕੇ ਦੁਚਿਤਾਈ। 
ਮਾਇ ਸੁ ਢਾਪਿ ਲਈ ਤਬਹੀ ਸਭ _ਬਿਸਨ ਮਯਾ ਤਿਨ ਜੋ _ਲਖਿ ਪਾਈ।੧੧੩ 


ਕਾਨ੍ਹ ਚਲੇ ਘੁੰਟੂਆ ਘਰ ਭੀਤਰ ਮਾਤ ਕਰੈ ਉਪਮਾ ਤਿਹ ਚੰਗੀ। 
ਲਾਲਨ ਕੀ ਮਨਿ ਲਾਲ ਕਿਧੌ ਨੰਦ ਧੇਨ ਸਭੈ ਤਿਹ ਕੇ ਸਭ ਸੰਗੀ। 


ਕ੍ਰਿਸਨਾਵਤਾਰ ੩੭ 


ਜਦੋਂ ਕ੍ਰਿਸ਼ਨ _ਜੀ ਆਕਾਸ਼ _ਵਿਚ ਚਲੇ _ਗਏ _ਤਦ (ਉਨ੍ਹਾਂ ਨੇ) ਆਪਣੇ ਸ਼ਰੀਰ ਦੇ 


ਅਤੇ ਫਿਰ ਇਕੱਠੇ _ਹੋ_ ਕੇ ਮੰਗਲ _ਗੀਤ _ਗਾਣ _ਲਗੇ। ਉਸ ਦ੍ਰਿਸ਼ ਯਸ਼ ਦੀ 
ਨੂੰ ਕਵੀ ਨੇ ਆਪਣੇ ਮੁਖ ਤੋਂ ਇਸ _ ਤਰ੍ਹਾਂ _ਸੁਣਾਇਆ।੧੧0 
ਦੈਂਤ ਦੇ ਭਿਆਨਕ ਰੂਪ ਨੂੰ ਵੇਖ _ਕੇ _ਸਾਰਿਆਂ _ਗਵਾਲਿਆਂ ਨੇ _ਮਨ ਵਿਚ ਡਰ 


ਅਨੁਭਵ ਕੀਤਾ। ਮਨੁੱਖਾਂ ਦੀ ਗਿਣਤੀ ਹੈ, (ਉਸ ਦੈੱਤ ਨੂੰ) ਵੇਖ ਕੇ ਇੰਦਰ ਦਾ ਹਿਰਦਾ 
ਵੀ ਫਟਣ _ਲਗਿਆ। ਅਜਿਹੇ ਡਰੌਣੇ ਰੂਪ ਵਾਲੇ ਦੈੱਤ ਨੂੰ ਕ੍ਰਿਸ਼ਨ ਨੇ (ਇਕ) ਛਿਣ ਵਿਚ 
ਮਾਰ _ਲਿਆ। (ਇਸ ਤਰ੍ਹਾਂ _ਗ੍ਹਾਲੇ ਕ੍ਰਿਸ਼ਨ ਨੂੰ ਲੈ ਕੇ ਜਦੋਂ ਘਰ ਪਰਤੇ ਤਾਂ) ਆਪਣੇ _ਘਰ 
ਵਿਚ ਆਇਆ ਸੁਣ ਕੇ (ਲੋਕੀਂ ਪੁਛਣ ਆਏ)। ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਰਾ ਬ੍ਰਿਤਾਂਤ ਕਹਿ 
ਦਿੱਤਾ।੧੧੧। 

ਤਦੋਂ ਮਾਤਾ _(ਜਸੋਧਾ) ਬਹੁਤ ਸਾਰੇ _ਸ੍ਰਾਹਮਣਾਂ ਨੂੰ ਦਾਨ ਦੇ ਕੇ ਪੁੱਤਰ ਨਾਲ ਖੇਡਣ 
ਲਗੀ। ਮੂੰਹ ਦੇ _ਸਾਹਮਣੇ ਪਿਆਰ _ਨਾਲ ਉਂਗਲ _ਦੀ ਓਟ ਕਰ ਕੇ ਕ੍ਰਿਸ਼ਨ ਜੀ ਨੂੰ ਹਸਾ 
ਲੈਂਦੀ ਹੈ। (ਇਸ ਨਾਲ) _ਜਸੋਧਾ ਦਾ ਮਨ ਬਹੁਤ ਹੀ ਪ੍ਰਸੰਨ ਹੋ ਰਿਹਾ ਹੈ, (ਹੇ ਜਸੋਧਾ!) 
ਤੇਰੀ ਹੋਰ ਕੀ ਵਡਿਆਈ ਕਹਾਂ? ਉਸ ਦ੍ਰਿਸ਼ ਦੀ ਉਪਮਾ ਬਹੁਤ ਅਧਿਕ ਹੈ। ਕਵੀ ਦੇ 
ਮਨ ਅਤੇ _ਤਨ ਨੂੰ ਬਹੁਤ _ਚੰਗੀ _ਲਗ _ਰਹੀ _ਹੈ। _੧੧੨। 


੭ਾਵੰਯਾ 

ਮਾਤਾ _(ਜਸੋਧਾ) ਮਨ ਵਿਚ ਬਹੁਤ ਮੋਹ ਵਧਾ ਕੇ ਕ੍ਰਿਸ਼ਨ ਨੂੰ ਫਿਰ ਖਿਡਾਉਣ ਲਗੀ। 
ਤਦੋਂ ਕ੍ਰਿਸ਼ਨ ਜੀ ਨੇ ਮਨ ਵਿਚ ਵਿਚਾਰ ਕਰ ਕੇ ਛੇਤੀ ਨਾਲ ਮੁਖ ਵਿਚ _ਉਬਾਸੀ ਲਈ। 
(ਕ੍ਰਿਸ਼ਨ ਦੇ) ਮੁਖ (ਤਿੰਨੇ ਲੋਕ ਹੈਰਾਨ ਹੋ ਰਹੀ ਅਤੇ ਉਸ ਦੇ 


ਕਾਨ੍ਹ _ਘਰ _ਦੇ ਅੰਦਰ ਗੋਡਿਆਂ _ਭਾਰ _ਤੁਰਦੇ ਹਨ ਅਤੇ ਮਾਤਾ ਉਨ੍ਹਾਂ `ਦੀ ਚੰਗੀ 
ਹੈ। _(ਰਿੜਨ _ਨਾਲ ਧਰਤੀ ਤੇ) ਪਏ ਨਿਸ਼ਾਨ ਹੀ ਲਾਲਾਂ ਦੀਆਂ _ਮਾਲਾਵਾਂ 
ਹਨ, ਅਥਵਾ _ਨੰਦ _ਦੀਆਂ ਸਾਰੀਆਂ _ਗਊਆਂ _ਉਸ _ਦੀਆਂ _ਸੰਗੀ _(ਲਗਦੀਆਂ 


੩੮ 


ਸੀ _ਦਸਮ-ਗ੍ਰੰਥ _ਸਾਹਿਬ 


ਲਾਲ ਭਈ ਜਸੁਦਾ ਪਿਖਿ ਪੁਤ੍ਰਹਿੰ ਜਿਉ ਘਨਿ ਮੈ ਚਮਕੈ ਦੁਤਿ ਰੰਗੀ। 
ਕਿਉ ਨਹਿ ਹੋਵੈ ਪੁਸੰਨ੍ਯ ਸੁ ਮਾਤ ਭਯੋ ਜਿਨ ਕੇ ਗ੍ਰਿਹਿ ਤਾਤ ਤ੍ਰਿਭੰਗੀ। ੧੧੪। 


ਰਾਹਿ ਸਿਖਾਵਨ ਕਾਜ _ਗੁਡੀਹਰਿ ਗੋਪ ਮਨੋ ਮਿਲ ਕੈ ਸੁ _ਬਨਾਯੋ। 
ਕਾਨਹਿ ਕੋ ਤਿਹ ਉਪਰ ਬਿਠਾਇ ਕੈ ਆਪਨੇ ਆਬਨ _ਬੀਚ _ਧਵਾਯੋ। 
ਫੇਰਿ ਉਠਾਇ ਲਯੋ _ਜਸੁਦਾ ਉਰ ਮੋ ਗਹਿ ਕੈ ਪਯ ਪਾਨ ਕਰਾਯੋ। 
ਸੋਇ ਰਹੇ ਹਰਿ ਜੀ ਤਬ ਹੀ ਕਬਿ ਨੇ ਅਪੁਨੇ ਮਨ ਮੈ ਸੁਖ ਪਾਯੋ। ੧੧੫। 


ਦੰਹਰ” 
ਜਬ ਹੀ ਨਿੰਦਾ ਛੁਟ ਗਈ ਹਰੀ ਉਠੇ _ਤਤਕਾਲ। 
ਖੇਲ _ਖਿਲਾਵਨ ਸੋ _ਕਰਿਯੋ ਲੋਚਨ ਜਾਹਿ _ਬਿਸਾਲ। _੧੧੬। 
ਇਸੀ ਭਾਤਿ ਸੋ ਕ੍ਰਿਸਨ ਜੀ ਖੇਲ ਕਰੇ ਬ੍ਰਿਜ ਮਾਹਿ। 
ਅਬ ਪਗ _ਚਲਤਿਯੋ ਕੀ ਕਥਾ ਕਹੋ ਸੁਨੋ ਨਰ _ਨਾਹਿ। ੧੧੭। 
ਹਾਵੀਲ” 
ਸਾਲ ਬਿਤੀਤ ਭਯੋ ਜਬ ਹੀ ਤਬ ਕਾਨ੍ਹ ਭਯੋ ਬਲ ਕੈ ਪਗ ਮੈ। 
ਜਸੁ ਮਾਤ ਪ੍ਰਸੰਨ੍ਯ ਭਈ ਮਨ ਮੈ ਪਿਖਿ ਧਾਵਤ ਪੁਤ੍ਰਹਿ ਕੋ ਮਗ ਮੈ। 
ਬਾਤ ਕਰੀ ਇਹ ਗੋਪਿਨ ਸੋ ਪ੍ਰਭਾ ਫੈਲ ਰਹੀ ਸੁ ਸਭੈ ਜਗ ਮੈ। 
ਜਨੁ ਸੁੰਦਰਤਾ ਅਤਿ ਮਾਨੁਖ ਕੋ _ਸਬ ਧਾਇ ਧਸੀ ਹਰਿ ਕੈ ਨਗ ਮੈ। ੧੧੮। 


ਗੋਪਿਨ ਸੋ ਮਿਲ ਕੈ ਹਰਿ ਜੀ ਜਮੁਨਾ ਤਟਿ ਖੇਲ ਮਚਾਵਤ ਹੈ। 
ਜਿਮ ਬੋਲਤ ਹੈ ਖਗ ਬੋਲਤ ਹੈ ਜਿਮ ਧਾਵਤ ਹੈ ਤਿਮ ਧਾਵਤ ਹੈ। 
ਫਿਰਿ ਬੈਠਿ ਬਰੇਤਨ ਮਧ ਮਨੋ ਹਰਿ ਸੋ ਵਹ ਤਾਲ ਬਜਾਵਤ ਹੈ। 
ਕਬਿ ਸ੍ਯਾਮ ਕਹੈ ਤਿਨ ਕੀ ਉਪਮਾ ਸੁਭ _ਗੀਤ ਭਲੇ ਮੁਖ ਗਾਵਤ ਹੈ। ੧੧੯। 


ਕੰਜਨ ਮੈ ਜਮੁਨਾ ਤਟਿ ਪੈ ਮਿਲਿ ਗੋਪਿਨ ਸੋ ਹਰਿ ਖੇਲਤ ਹੈ। 

ਤਰਿ ਕੈ ਤਬ ਹੀ ਸਿਗਰੀ ਜਮੁਨਾ ਹਟਿ ਮਧਿ ਬਰੇਤਨ ਪੇਲਤ ਹੈ। 
ਫਿਰਿ ਕੂਦਤ ਹੈ ਜੁ ਮਨੋ ਨਟ ਜਿਉ ਜਲ ਕੋ ਹਿਰਦੇ ਸੈਗਿ ਰੇਲਤ ਹੈ। 
ਫਿਰਿ ਹੂ ਹੁਡੂਆ ਲਰਕੇ ਦੁਹੂੰ ਓਰ ਤੇ ਆਪਸਿ ਮੈ ਸਿਰ ਮੇਲਤ ਹੈ। ੧੨0। 
ਆਇ ਜਬੈ ਹਰਿ ਜੀ ਗ੍ਰਿਹਿ ਆਪਨੇ ਖਾਇ ਕੈ ਭੋਜਨ ਖੇਲਨ ਲਾਗੇ। 
ਮਾਤ ਕਹੈ ਨ ਰਹੈ ਘਰਿ ਭੀਤਰਿ ਬਾਹਰਿ ਕੋ ਤਬ ਹੀ ਉਠਿ ਭਾਗੇ। 
ਸ੍ਯਾਮ ਕਹੈ ਤਿਨ ਕੀ ਉਪਮਾ ਬ੍ਰਿਜ ਕੇ ਪਤਿ ਬੀਥਿਨ ਮੈ ਅਨੁਰਾਗੇ। 
ਖੇਲ ਮਚਾਇ ਦਯੋ ਲੁਕ ਮੀਚਨ ਗੋਪ ਸਭੈ ਤਿਹ ਕੇ ਰਸਿ ਪਾਗੇ। ੧੨੧। 


ਕ੍ਰਿਸਨਾਵਤਾਰ ੩੯ 


ਚਮਕਦੀ _ਹੈ। _ਉਹ _ਮਾਤਾ _ਭਲਾ ਪ੍ਰਸੰਨ _ਕਿਉਂ ਜਿਸ 
ਪੁੱਤਰ ਪੈਦਾ ਹੋਇਆ _ਹੋਵੇ।੧੧੪। 

ਰਾਹ _(ਉਤੇ _ਤੁਰਨ _ਦਾ ਢੰਗ) _ਸਿਖਾਉਣ ਲਈ _ ਗਵਾਲਿਆਂ 
ਸੁੰਦਰ _“ਗਡੀਅਰਾ” _ਬਣਵਾਇਆ। ਕ੍ਰਿਸ਼ਨ ਨੂੰ ਉਂ 
ਵੇਹੜੇ ਵਿਚ _ਫਿਰਾਇਆ। _ਫਿਰ _ਜਸੋਧਾ ਨੇ (ਕ੍ਰਿਸ਼ਨ ਨੂੰ) ਗੋਦੀ 
ਦੁੱਧ ਪਿਲਾਇਆ। (ਜਦੋਂ) ਕ੍ਰਿਸ਼ਨ ਜੀ ਸੌਂ ਗਏ ਤਦੋਂ ਕਵੀ ਨੇ 
ਸੁਖ ਪ੍ਰਾਪਤ _ਕੀਤਾ।੧੧੫। 


ਹਨ)। ਜਸੋਧਾ ਪੁੱਤਰ ਨੂੰ ਵੇਖ ਕੇ (ਇਉਂ) ਪੁਸੰਨ ਹੋ ਰਹੀ ਹੈ, ਜਿਵੇਂ ਬਦਲਾਂ ਵਿਚ ਬਿਜਲੀ 
ਨ ਦੇ 


ਦੰਹਰਾ 

ਜਦੋਂ ਹੀ ਨੀਂਦ ਖੁਲ੍ਹ ਗਈ, ਕ੍ਰਿਸ਼ਨ ਉਸੇ ਵੇਲੇ ਉਠ ਬੈਠੇ। (ਫਿਰ ਉਸ ਨੇ) ਜਿਸ 
ਦੇ _ਵੌਡੇ ਨੇਤਰ ਹਨ, _ ਖੇਡਾਂ _ਖੇਡਣ (ਵਲ ਰੁਝਾਨ) _ਕੀਤਾ। _ ੧੧੬। 

ਇਸੇ ਤਰ੍ਹਾਂ ਕ੍ਰਿਸ਼ਨ ਜੀ ਬੂਜ ਭੂਮੀ ਵਿਚ ਖੇਡਾਂ ਕਰਦੇ _ਹਨ। ਹੇ ਰਾਜਨ! ਹੁਣ ਪੈਰੀਂ 
ਤੁਰਨ ਦੀ ਕਥਾ _ਕਹਿੰਦਾ ਹਾਂ, ਧਿਆਨ _ਨਾਲ _ ਸੁਣੋ। _ ੧੧੭। 
੭ਾਵੀਯ੍ਾ 

ਜਦ (ਇਕ) _ਸਾਲ _ਬੀਤ _ਗਿਆ ਤਦੋਂ ਕ੍ਰਿਸ਼ਨ ਪੈਰਾਂ ਦੇ _ਭਾਰ ਖੜਨ _ਲਗ _ਗਏ 
ਹਨ। _ਮਾਤਾ ਜਸੋਧਾ ਪੁੱਤਰ ਨੂੰ ਮਾਰਗ _ਵਿਚ _ਨਸਦਾ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ 
ਹੈ। (ਉਸ ਨੇ) ਇਹ ਗੱਲ ਗਵਾਲਿਆਂ ਨੂੰ ਆਖੀ ਕਿ (ਜਿਸ ਦਾ) ਤੇਜ ਸਾਰੇ ਸੰਸਾਰ ਵਿਚ 
ਫੈਲ ਰਿਹਾ ਹੈ। _ਇੰਜ _ਲਗਦਾ ਹੈ ਮਾਨੋ ਮਨੁੱਖਤਾ ਦੀ ਸਾਰੀ ਸੁੰਦਰਤਾ ਭਜ ਕੇ ਕਾਨ੍ਹ ਦੇ 
ਨੌਹਾਂ ਵਿਚ _ਧਸ ਗਈ ਹੋਵੇ। _੧੧੮। 


3 
ਕੰ 
ਹੈ 
੬ 
੪ 
3 
ਨ 
ਹ 
£ 
& 
3 
ਕੰ 
॥ 


ਪਾਸਿਓਂ ਭੇਡੂ _ਬਣ _ਕੇ ਆਪਸ _ਵਿਚ _ਸਿਰ _ਟਕਰਾਂਦੇ _ਹਨ। _ ੧੨0। 

ਜਦੋਂ ਕ੍ਰਿਸ਼ਨ ਜੀ ਆਪਣੇ ਘਰ ਆਏ (ਤਾਂ ਫਿਰ) ਭੋਜਨ ਖਾ ਕੇ ਖੇਡਣ ਲਗ ਗਏ। 
ਮਾਤਾ ਬਹੁਤ ਕਹਿੰਦੀ ਹੈ (ਪਰ) ਘਰ ਅੰਦਰ ਨਹੀਂ ਰਹਿੰਦੇ (ਸਗੋਂ) ਉਸੇ ਵੇਲੇ ਉਠ ਕੇ 
ਬਾਹਰ ਨੂੰ ਭਜ ਜਾਂਦੇ ਹਨ। ਸ਼ਿਆਮ ਕਵੀ ਉਨ੍ਹਾਂ ਦੀ _ਸਿਫ਼ਤ ਕਰਦੇ ਹਨ ਕਿ ਬ੍ਰਜ ਦੇ 
ਸੁਆਮੀ _ਦਾ ਗਲੀਆਂ ਵਿਚ ਪ੍ਰੇਮ ਪੈ ਗਿਆ ਹੈ। ਲੁਕਣ ਮੀਟੀ ਦੀ ਖੇਡ _ਮਚਾ ਦਿੱਤੀ 
ਹੈ _ਅਤੇ ਸਾਰੇ _ਗਵਾਲ ਬਾਲਕ _ਉਸ _ਦੇ ਰਸ ਵਿਚ ਮਗਨ ਹੋ ਗਏ ਹਨ। _੧੨੧॥। 


ਸੀ _ਦਸਮ-ਗ੍ਰੰਥ _ਸਾਹਿਬ 


ਖੇਲਤ ਹੈ ਜਮੁਨਾ ਤਟ ਪੈ ਮਨ ਆਨੰਦ ਕੈ ਹਰਿ ਬਾਰਨ ਸੋ। 

ਚੜਿ ਰੂਖ ਚਲਾਵਤ ਸੋਟ ਕਿਧੋ ਸੋਊ ਧਾਇ ਕੈ ਲਿਆਵੈ ਗੁਆਰਨ ਕੋ। 
ਕਬਿ ਸਯਾਮ ਲਖੀ ਤਿਨ ਕੀ ਉਪਮਾ ਮਨੋ ਮਧਿ ਅਨੰਤ ਅਪਾਰਨ ਸੋ। 
ਬਲ ਜਾਤ ਸਬੈ ਮੁਨਿ ਦੇਖਨ ਕੌ ਕਰਿ ਕੈ ਬਹੁ ਜੋਗ ਹਜਾਰਨ ਸੋ। ੧੨੨। 


/ਏਤ ਨੀ ਲਾਝਤੂ ਨਾਟਕ ਯੁੱਲੇ _/ਸਨਾਵਤਾਨੇ ਨੋ&ਨ ਨੇਂ _ਖੋਲਲਂ _ਠਰਨਨੰ/ 
ਅਥ _ਮਾਖਨ _ਚੁਰਾਇ ਖੈਬੋ ਕਥਨੰ 
ਮਾਵੰਯ” 
ਖੇਲਨ ਕੇ ਮਿਸ ਪੈ ਹਰਿ ਜੀ ਘਰਿ ਭੀਤਰ ਪੈਠਿ ਕੈ ਮਾਖਨ ਖਾਵੈ। 
ਨੈਨਨ ਸੈਨ ਤਬੈ ਕਰਿ ਕੈ ਸਭ ਗੋਪਿਨ ਕੋ ਤਬ ਹੀ ਸੁ ਖੁਲਾਵੈ। 
ਬਾਕੀ ਬਚਿਯੋ ਅਪਨੇ ਕਰਿ ਲੈ ਕਰਿ ਬਾਨਰ ਕੇ ਮੁਖ ਭੀਤਰਿ ਪਾਵੈ। 
ਸ੍ਯਾਮ ਕਹੈ ਤਿਹ ਕੀ ਉਪਮਾ ਇਹ ਕੈ ਬਿਧਿ ਗੋਪਿਨ ਕਾਨ੍ਹ _ਖਿਝਾਵੈ। ੧੨੩। 


ਖਾਇ ਗਯੋ ਹਰਿ ਜੀ ਜਬ ਮਾਖਨ ਤਉ ਗੁਪੀਆ ਸਭ ਜਾਇ ਪੁਕਾਰੀ। 
ਬਾਤ ਸੁਨੋ ਪਤਿ ਕੀ ਪਤਨੀ ਤੁਮ ਡਾਰ ਦਈ ਦਧਿ ਕੀ ਸਭ ਖਾਰੀ। 
ਕਾਨਹਿ ਕੇ ਡਰ ਤੇ ਹਮ ਚੋਰ ਕੈ ਰਾਖਤ ਹੈ ਚੜਿ ਊਚ ਅਟਾਰੀ। 

ਊਖਲ ਕੋ ਧਰਿ ਕੈ ਮਨਹਾ ਪਰ ਖਾਤ ਹੈ ਲੰਗਰ ਦੈ ਕਰਿ ਗਾਰੀ। ੧੨੪। 
ਹੋਤ ਨਹੀ ਜਿਹ ਕੇ ਘਰ ਮੈ ਦਧਿ ਦੈ ਕਰਿ ਗਾਰਨ ਸੋਰ ਕਰੈ ਹੈ। 

ਜੋ ਲਰਕਾ ਜਨਿ ਕੈ ਖਿਝ ਹੈ ਜਨ ਤੋ ਮਿਲਿ ਸੋਟਨ ਸਾਥ ਮਰੈ ਹੈ। 

ਆਇ ਪਰੈ ਜੁ ਤੀਆ ਤਿਹ ਪੈ ਸਿਰ ਕੇ ਤਿਹ ਬਾਰ ਉਖਾਰ ਡਰੈ ਹੈ। 
ਬਾਤ ਸੁਨੋ ਜਸੁਦਾ ਸੁਤ ਕੀ ਸੁ ਬਿਨਾ ਉਤਪਾਤ ਨ ਕਾਨ੍ਹ ਟਰੈ ਹੈ। ੧੨੫। 


ਬਾਤ ਸੁਨੀ ਜਬ ਗੋਪਿਨ ਕੀ ਜਸੁਦਾ ਤਬ ਹੀ ਮਨ ਮਾਹਿ ਖਿਝੀ ਹੈ। 
ਆਇ ਗਯੋ ਹਰਿ ਜੀ ਤਬ ਹੀ ਪਿਖਿ ਪੁਤ੍ਰਹਿ ਕੋ ਮਨ ਮਾਹਿ ਰਿਝੀ ਹੈ। 
ਬੋਲ ਉਠੇ ਨੰਦ ਲਾਲ ਤਬੈ ਇਹ ਗਵਾਰ ਖਿਝਾਵਨ ਮੋਹਿ ਗਿਝੀ_ਹੈ। 
ਮਾਤ ਕਹਾ _ਦਧਿ ਦੋਸੁ ਲਗਾਵਤ ਮਾਰ ਬਿਨਾ ਇਹ ਨਾਹਿ _ਸਿਝੀ_ਹੈ। ੧੨੬। 


ਮਾਤ ਕਹਿਯੋ ਅਪਨੇ ਸੁਤ ਕੋ ਕਹੁ ਕਿਉ ਕਰਿ ਤੋਹਿ ਖਿਝਾਵਤ ਗੋਪੀ। 

ਮਾਤ ਸੋ_ਬਾਤ ਕਹੀ ਸੁਤ ਯੌ ਕਰਿ ਸੋ ਗਹਿ ਭਾਗਤ ਹੈ ਮੁਹਿ ਟੋਪੀ। 

ਡਾਰ ਕੈ ਨਾਸ ਬਿਖੈ ਅੰਗੁਰੀ ਸਿਰਿ ਮਾਰਤ ਹੈ ਮੁਝ ਕੋ ਵਹ ਥੋਪੀ। 

ਨਾਕ ਘਸਾਇ ਹਸਾਇ ਉਨੈ ਫਿਰਿ ਲੇਤ ਤਬੈ ਵਹ ਦੇਤ ਹੈ ਟੋਪੀ। ੧੨੭। 
ਜਠਧਾ ਕਾਲ ਲੋੱਮਿਨ ਮੱ 


ਕ੍ਰਿਸਨਾਵਤਾਰ ੪੧ 


ਜਮਨਾ ਦੇ ਕੰਢੇ ਉਤੇ ਕ੍ਰਿਸ਼ਨ ਜੀ _ਬਾਲਕਾਂ ਨਾਲ _(ਮਿਲ ਕੇ) ਮਨ ਵਿਚ ਆਨੰਦ 
ਭਰ ਕੇ ਖੇਡਦੇ ਹਨ। ਕਦੇ ਬ੍ਰਿਛ ਉਤੇ ਚੜ੍ਹ _ਕੇ ਸੋਟੀ ਚਲਾਉਂਦੇ ਹਨ ਅਤੇ _ਗਵਾਲ _ਬਾਲਕ 
ਭਜ ਕੇ ਚੁਕ ਲਿਆਉਂਦੇ ਹਨ। ਸ਼ਿਆਮ ਕਵੀ ਨੇ ਉਸ ਦੀ (ਜੋ) ਉਪਮਾ ਮਨ ਵਿਚ ਜਾਣੀ 
ਹੈ ਉਹ _ਅਨੈਤ ਅਪਾਰ _ਹੈ। _ਸਾਰੇ ਮੁਨੀ (ਜਿਸ ਨੂੰ) ਦੇਖਣ ਲਈ ਹਜ਼ਾਰਾਂ (ਵਰ੍ਹੇ) _ਯੋਗ 
ਕਰਦੇ _ ਹਨ, _ (ਉਸ ਤੋਂ) ਬਲਿਹਾਰ _ ਜਾਂਦੇ _ਹਨ।੧੨੨। 

/ਏਲੇਂ ਹੀ ਲਾਝਤੂ ਨਾਟਕ ਕੁੰਭ ਦੇ ਸਰਸ਼ਾਵਤਾਰ ਦੇ _ਨੱਘਾਂ ਨਾਲ _ਖੈਲ-ਵਰਣਨ ਦੀ _ਆ੫ਤੀੰ/ 


ਹੁਣ ਮੌਖਣ ਚੁਰਾ ਕੇ ਖਾਣ ਦਾ ਕਥਨ 


ਖੇਡਣ 
ਉਸੇ ਵੇਲੇ ਅੱਖਾਂ ਦੀ ਸੈਨਤ ਕਰ ਕੇ ਸਾਰੇ _ਗਵਾਲ _ਬਾਲਕਾਂ ਨੂੰ ਬੁਲਾ ਕੇ _ਖੁਆਉਂਦੇ _ਹਨ। 
ਬਾਕੀ ਬਚ _ਰਹੇ ਮੌਖਣ ਨੂੰ ਉਹ ਆਪਣੇ ਹੱਥ ਵਿਚ ਲੈ ਕੇ ਬੰਦਰਾਂ ਦੇ ਮੂੰਹ ਵਿਚ ਪਾ 
ਦਿੰਦੇ ਹਨ। ਸ਼ਿਆਮ ਕਵੀ (ਉਸ ਦੀ) ਸਿਫ਼ਤ ਕਹਿੰਦੇ ਹਨ ਕਿ ਕ੍ਰਿਸ਼ਨ ਇਸ ਤਰ੍ਹਾਂ ਨਾਲ 


ਗੋਪੀਆਂ _ ਨੂੰ _ਖਿਝਾਉਂਦਾ _ਹੈ।੧੨੩। 

ਜਦੋਂ ਹਰਿ ਜੀ ਮੌਖਣ ਖਾ ਕੇ ਚਲੇ ਗਏ ਤਾਂ ਗੋਪੀਆਂ ਨੇ ਜਾ ਕੇ ਪੁਕਾਰ ਕੀਤੀ 
-- ਹੇ ਜਸੋਧਾ! ਤੂੰ (ਸਾਡੀ) ਗੌਲ ਸੁਣ, (ਕਾਨ੍ਹ ਨੇ) ਦਹੀ _ਦੀਆਂ _ਚਾਟੀਆਂ _ਸੁਟ ਦਿੱਤੀਆਂ 
ਹਨ। ਅਸੀਂ ਕਾਨ੍ਹ ਦੇ ਡਰ ਕਰ ਕੇ (ਮੌਖਣ ਨੂੰ) ਲੁਕਾ ਕੇ _ਉਂਚੀ ਅਟਾਰੀ `ਤੇ _ਰਖਦੀਆਂ 
ਹਾਂ। ਪਰ (ਕਾਨ੍ਹ ਹੇਠਾਂ) ਊਖਲ ਧਰ ਕੇ, ਮੌਨ੍ਹੇ ਉਤੇ ਚੜ੍ਹ _ਕੇ ਅਤੇ ਬੇਸ਼ਰਮ ('ਲੰਗਰ”) ਹੋ 
ਕੇ _ਗਾਲ੍ਹਾਂ _ਕਢਦਾ _ (ਮੱਖਣ) _ ਖਾਂਦਾ _ਹੈ।੧੨੪। 

ਜਿਸ ਦੇ ਘਰ ਵਿਚ ਦੁੱਧ ਦਹੀ ਨਹੀਂ ਹੁੰਦਾ, (ਉਸ ਨੂੰ) ਗਾਲ੍ਹੀਆਂ ਕਢ ਕੇ ਰੌਲਾ 
ਮਚਾਉਂਦਾ ਹੈ। _(ਕੋਈ) ਪੁਰਸ਼ ਜੇ _ਲੜਕਾ _ਜਾਣ ਕਰ ਕੇ ਗੁੱਸੇ ਹੁੰਦਾ ਹੈ, (ਤਾਂ ਉਸ ਨੂੰ 
ਸਾਰੇ _ਬਾਲਕ) _ਮਿਲ _ਕੇ _ਸੋਟਿਆਂ ਨਾਲ ਮਾਰਦੇ _ਹਨ। _(ਜੇ) ਉਨ੍ਹਾਂ _(ਮੌਖਣ _ਚੁਰਾਉਂਦਿਆਂ) 
ਉਤੋ` (ਕੋਈ) ਇਸਤਰੀ ਆ ਪਵੇ, ਤਾਂ ਉਸ ਦੇ ਸਿਰ ਦੇ ਵਾਲ ਪੁਟ ਦਿੰਦੇ ਹਨ। ਹੇ _ਜਸੋਧਾ! 
ਪੁਤਰ _ਦੀ ਗੱਲ _ਸੁਣ ਲੈ, ਕ੍ਰਿਸ਼ਨ _ਉਪਦੁਵ _ਕੀਤੇ _ਬਿਨਾ _ਨਹੀਂ _ਟਲਦਾ। _ ੧੨੫। 


ਜਦੋਂ _ਜਸੋਧਾ ਨੇ _ਗੋਪੀਆਂ ਦੀ ਗੱਲ ਸੁਣੀ, ਤਦੋਂ ਮਨ ਵਿਚ ਬਹੁਤ _ਖਿਝੀ। _ਇਤਨੇ 
ਨੂੰ ਕ੍ਰਿਸ਼ਨ ਜੀ ਘਰ ਆ ਗਏ (ਅਤੇ) ਪੁੱਤਰ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋਈ। ਕ੍ਰਿਸ਼ਨ 
ਗਿੱਝ ਗਈ ਹੈ ਅਤੇ ਦਹੀ 


(ਮੈਨੂੰ) `ਕੀ ਦੋਸ _ਲਗਾਉਂਦੀ ਹੈ? ਮਾਰ ਤੋਂ ਬਿਨਾ ਇਹ _ ਸਿੱਧੀ _ਹੋਣ ਵਾਲੀ ਨਹੀਂ 
1੧੨੬। 
ਮਾਤਾ ਨੇ ਆਪਣੇ ਪੁੱਤਰ ਨੂੰ ਕਿਹਾ _-- _ਦਸ ਤੈਨੂੰ ਗੋਪੀ ਕਿਵੇਂ _`ਖਿਝਾਉਂਦੀ ਹੈ? 


ਮਾਤਾ ਨੂੰ ਇਸ ਤਰ੍ਹਾਂ ਗੱਲ ਕਹੀ (ਕਿ ਪਹਿਲਾਂ) ਮੇਰੀ ਟੋਪੀ ਹੱਥ _ਨਾਲ _ਫੜ 
ਭਜ ਜਾਂਦੀ ਹੈ। ਫਿਰ ਮੇਰੀ ਨਾਸ ਵਿਚ _ਉੱਗਲੀ ਪਾ ਕੇ ਮੇਰੇ ਸਿਰ ਉਤੇ ਧੌਫਾ ਮਾਰਦੀ 
ਨਕ _ਨਾਲ ਲਕੀਰਾਂ ਕਢਵਾਉਂਦੀ ਹੈ, ਅਤੇ ਉਨ੍ਹਾਂ _(ਬਾਲਕਾਂ) ਨੂੰ _ਹਸਾਉਂਦੀ 
ਉਹ ਮੈਨੂੰ ਟੋਪੀ ਦਿੰਦੀ _ਹੈ।੧੨੭। 


ਨੂ 
ਜੀ ਤਦੋਂ ਬੋਲ _ਪਏ--ਮਾਤਾ! ਇਹ _ਗਵਾਲਨ ਮੈਨੂੰ _ਖਿਝਾਉਣਾ 
ਦਾ 
ਹੰ 


੪੨ ਸੀ _ਦਸਮ-ਗ੍ਰੰਥ _ਸਾਹਿਬ 


ਜਠਧਾ ਕਾਲ ਲੋੱਮਿਨ ਮੱ 
ਹਾਵੀਯਾਂ 
ਮਾਤ ਖਿਝੀ ਉਨ ਗੋਪਿਨ ਕੋ ਤੁਮ ਕਿਉ ਸੁਤ ਮੋਹਿ ਖਿਝਾਵਤ ਹਉ ਰੀ। 
ਬੋਲਤ ਹੋ ਅਪਨੇ ਮੁਖ ਤੇ ਹਮਰੇ ਧਨ ਹੈ ਦਧਿ ਦਾਮ ਸੁ ਗਉ ਰੀ। 
ਮੂੜ ਅਹੀਰ ਨ ਜਾਨਤ ਹੈ ਬਢਿ ਬੋਲਤ ਹੋ. ਸੁ ਰਹੋ ਤੁਮ ਠਉ ਰੀ। 
ਕਾਨਹਿ ਸਾਧ ਬਿਨਾ ਅਪਰਾਧਹਿੰ ਬੋਲਹਿੰ ਗੀ ਜੁ ਭਈ ਕਛੁ ਬਉ ਰੀ। ੧੨੮। 


ਦੰਹਰ” 
ਬਿਨਤੀ ਕੈ _ਜਸੁਦਾ ਤਬੈ ਦੋਊ ਦਏ _ਮਿਲਾਇ। 
ਕਾਨ੍ਹ ਬਿਗਾਰੈ ਸੇਰ ਦਧਿ ਲੇਹੁ ਮਨ ਕੁ ਤੁਮ ਆਇ। ੧੨੯। 


ਕੱਪ ਲਾਲ ਸੋਧਾ ਮੈਂ 
ਦੰਹਰ” 
ਤਬ ਗੋਪੀ ਮਿਲਿ ਯੋ ਕਹੀ ਮੋਹਨ ਜੀਵੈ ਤੋਹਿ। 
ਯਾਹਿ ਦੇਹਿ ਹਮ ਖਾਨ ਦਧਿ ਸਭ ਮਨਿ ਕਰੈ ਨ ਕ੍ਰੋਹਿ। ੧੩0। 


/2ੱਤ ਤੀ ਘੰਠੜ ਨਾਟਕ ਗੁੰਲੇ /੍ਰੈਸਨਾਵਤਾਨੇ ਆਸ਼ਨ _ਲ਼ਰੈਲੇਂ _ਸਰਨਨੰ/ 


ਅਥ ਜਸੁਧਾ ਕੋ _ਬਿਸਵ ਸਾਰੀ ਮੁਖ ਪਸਾਰਿ ਦਿਥੈਬੋ 
ਹਾਵੀਯਾਂ 
ਗੋਪੀ ਗਈ ਅਪੁਨੇ ਗ੍ਰਿਹ ਮੈ ਤਬ ਤੇ ਹਰਿ ਜੀ ਇਕ ਖੇਲ ਮਚਾਈ। 
ਸੈਗਿ ਲਯੋ ਅਪੁਨੇ ਮੁਸਲੀ ਧਰ ਦੇਖਤ ਤਾ ਮਿਟੀਆ ਇਨ _ਖਾਈ। 
ਭੋਜਨ ਖਾਨਹਿ ਕੋ ਤਜਿ ਖੇਲੈ ਸੁ ਗੁਵਾਰ ਚਲੇ ਘਰ ਕੋ ਸਭ ਧਾਈ। 
ਜਾਇ ਹਲੀ ਸੁ ਕਹਿਓ ਜਸੁਧਾ ਪਹਿ ਬਾਤ ਵਹੈ ਤਿਨ ਖੋਲਿ ਸੁਨਾਈ। ੧੩੧। 


ਮਾਤ ਗਹਿਯੋ ਰਿਸ ਕੈ ਸੁਤ ਕੋ ਤਬ ਲੈ ਛਿਟੀਆ ਤਨ ਤਾਹਿੰ ਪ੍ਹਾਰਿਯੋ। 
ਤਉ ਮਨ ਮਧਿ ਡਰਿਯੋ ਹਰਿ ਜੀ ਜਸੁਧਾ ਜਸੁਧਾ ਕਰਿ ਕੈ ਜੁ ਪੁਕਾਰਿਯੋ। 
ਦੇਖਹੁ ਆਇ ਸਬੈ ਮੁਹਿ ਕੋ ਮੁਖ ਮਾਤ ਕਹਿਯੋ ਤਬ _ਤਾਤ ਪਸਾਰਿਯੋ। 
ਸ੍ਯਾਮ ਕਹੈ ਤਿਨ ਆਨਨ ਮੈ ਸਭ ਹੀ ਧਰ ਮੂਰਤਿ ਬ਼ਿਸਵ ਦਿਖਾਰਿਯੋ। ੧੩੨। 


ਕ੍ਰਿਸਨਾਵਤਾਰ ੪੩ 


ਮਾਤਾ _(ਜਸੋਧਾ) ਉਨ੍ਹਾਂ _ਨਾਲ ਗੁੱਸੇ _ਹੋਈ ਅਤੇ (ਕਹਿਣ ਲਗੀ) ਕਿਉਂ ਨੀ! ਤੁਸੀਂ 
ਪੱਤਰ ਨੂੰ `ਕਿਉਂ ਖਿਝਾਉ ? (ਉਲਟਾ) ਆ ਕੇ_ ਮੂੰਹੋਂ ਬੋਲਦੀਆਂ _ਹੋ_(ਉਲਾਂਭਾ 
ਦਿੰਦੀਆਂ ਹੋ)। ਮੇਰੇ (ਘਰ ਵਿਚ ਦੁੱਧ) ਦਹੀ, _ਧਨ, _ਧਾਨ _ਅਤੇ _ਗਊਆਂ (ਸਭ _ਕੁਝ) ਹੈ। 
ਮੂਰਖ _ਗਵਾਲਣੋ! _(ਕੁਝ) _ਜਾਣਦੀਆਂ ਹੋ (ਕਾਨ੍ਹ ਨੂੰ ਕਿਸ ਗੱਲ ਦੀ ਪ੍ਰਵਾਹ ਹੈ)। ਬਹੁਤ 
ਬੋਲਦੀਆਂ ਹੋ, _(ਆਪਣੇ) _ਠਿਕਾਣੇ ਤੁਸੀਂ _ਟਿਕੀਆਂ _ਰਹੋ। _ਮੇਰਾ (ਕਾਨ੍ਹ) ਤਾਂ ਸਾਧ _(ਸੁਭਾ 
ਵਾਲਾ ਹੈ), ਬਿਨਾ ਅਪਰਾਧ _ਦੇ _ਹੈ। _ਉਸ ਬਾਰੇ ਜੋ ਵੀ ਕੁਝ _ਕਹੇਗੀ (ਉਹ) _ਬਾਵਲੀ 
ਹੌਵੇਗੀ।੧੨੮। 


ਦੰਹਰਾ 


ਕਾਨੂੰ (ਜੇ ਕਰ ਤੁਹਾਡਾ) ਸੇਰ ਦੁੱਧ ਦਹੀ ਵਿਗਾੜੇ, 


ਲੈ _ਜਾਣਾ।੧੨੯। 
ਕੱਪਆਂ ਨੰ _ਜਸੋਧਾ ਨੂੰ /ਨੈਹਾ -- 
ਦੰਹਾਰਾ 
ਤਦ _ਗੋਪੀਆਂ ਨੇ ਜਸੋਧਾ ਨੂੰ ਮਿਲ ਕੇ ਇੰਜ ਕਿਹਾ-- ਤੇਰਾ ਮੋਹਨ ਜੀਵੇ, ਅਸੀਂ 
ਸਾਰੀਆਂ _ਇਸ ਨੂੰ ਦਹੀ ਖਾਣ ਨੂੰ ਦੇਵਾਂਗੀਆਂ ਅਤੇ ਮਨ _ਵਿਚ ਗੁੱਸਾ ਨਹੀਂ 


ਕਰਾਂਗੀਆਂ।੧੩0। 


/ਟਲੋਂ ਨੀ ਲਦਤੂ ਨਾਟਕ ਗੁੰਥ ਦੇ ਸ਼ਨਾਵਤਾਰ ਦਾ ਮੱਖਣ ਲੱਗਾੰ 
ਕਰਨ ਵਾਲ਼ੇ _ਪੁਸੰਨਾ ਲੀ _ਨਆਘਤ/ 


ਨੇ ਇਕ ਕੌਤਕ _ਰਚਿਆ। ਆਪਣੇ _ਨਾਲ _ਬਲਭਦਰ _ਨੂੰ ਲੈ _ਲਿਆ। _ਉਸ ਦੇ ਦੇਖਦਿਆਂ 

ਸ੍ਰੀ ਕ੍ਰਿਸ਼ਨ ਨੇ ਮਿੱਟੀ ਖਾ ਲਈ। ਜਦੋਂ ਖੇਲ ਛਡ ਕੇ ਗਵਾਲ ਬਾਲਕ _ਭੋਜਨ ਕਰਨ ਲਈ 

ਘਰਾਂ ਭਜ 
ਦਸ 


ਮਾਤਾ ਨੇ ਗੁੱਸੇ ਨਾਲ ਪੁੱਤਰ ਨੂੰ ਫੜ _ਲਿਆ ਅਤੇ ਛਮਕ ਲੈ ਕੇ ਉਸ ਦੇ ਸ਼ਰੀਰ 

ਸ੍ਰੀ ਮਨ ਵਿਚ _ਬਹੁਤ _ਡਰ ਗਿਆ ਅਤੇ ਜਸੋਧਾ _ਜਸੋਧਾ 

<< ਆ ਕੇ ਮੇਰਾ ਮੂੰਹ ਵੇਖ ਲਵੋ।” ਮਾਤਾ ਦੇ ਕਹਿਣ 

ਖੋਲ ਦਿੱਤਾ। ਕਵੀ ਸ਼ਿਆਮ ਕਹਿੰਦੇ ਹਨ, ਉਸ ਨੇ (ਆਪਣੇ) ਮੂੰਹ 
ਕਰ ਵਿਖਾ _ਦਿੱਤਾ। _੧੩੨। 


੨੭ 


੪੪ ਸੀ _ਦਸਮ-ਗ੍ਰੰਥ _ਸਾਹਿਬ 


ਸਿੰਧੁ ਧਰਾਧਰ ਅਉ ਧਰਨੀ ਸਭ ਥਾ ਬਲਿ ਕੋ ਪੁਰਿ ਅਉ ਪੁਰਿ ਨਾਗਨਿ। 
ਅਉਰ ਸਭੈ ਨਿਰਖੇ ਤਿਹ ਮੈ ਪੁਰ ਬੇਦ ਪੜੈ ਬੂਹਮਾ ਗਨਿਤਾ ਗਨਿ। 

ਰਿਧਿ ਅਉ ਸਿਧਿ ਅਉ ਆਪਨੇ ਦੇਖ ਕੈ ਜਾਨਿ ਅਭੇਵ ਲਗੀ ਪਗ _ਲਾਗਨ। 
ਸ੍ਯਾਮ ਕਹੈ ਤਿਨ ਚੱਛਨ ਸੋ ਸਭ ਦੇਖ ਲਯੋ ਜੁ _ਬਡੀ _ਬਡਿਭਾਗਨਿ। ੧੩੩। 


ਦੰਹਰ” 
ਜੇਰਜ _ਸੇਤਜ _ਉਤਭੁਜਾ ਦੇਖੇ ਤਿਨ ਤਿਹ ਜਾਇ। 
ਪੁੜੂ ਭਾਵ ਕੋ ਦੂਰ ਕਰਿ ਪਾਇਨ ਲਾਗੀ _ਧਾਇ। ੧੩੪ 


/ਏਇਤ ਤੀ ਲਾੰਚਤੁ ਨਾਟਕ ਗੁੰਲੇ /ਉਸਨਾਵਤਾਨੇ #ਆਤ ਸਲ਼ਟਾ ਕਈ ੭੧ ੫ਨਮੱਨ 
/ਕੈਨੂ ਰੂਪ /ਏਥੰਲ? 
ਅਥ _ਤਰੁ ਤੋਰਿ ਜੁਮਲਾਰਜੁਨ ਤਾਰਬੋ 
ਹਾਵੀੰਲ” 
ਫੇਰਿ ਉਠੀ ਜਸੁਦਾ ਪਰਿ ਪਾਇਨ ਤਾ ਕੀ ਕਰੀ ਬਹੁ _ਭਾਤ ਬਡਾਈ। 
ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਹੋਇ ਅਜਾਨ ਕਹਿਓ ਮਮ ਮਾਈ। 
ਸਾਰੇ ਛਿਮੋ ਹਮਰੋ ਤੁਮ ਅਉਗਨ ਹੁਇ ਮਤਿਮੰਦਿ ਕਰੀ ਜੁ ਢਿਠਾਈ। 
ਮੀਟ ਲਯੋ ਮੁਖ ਤਉ ਹਰਿ ਜੀ ਤਿਹ ਪੈ ਮਮਤਾ ਡਰਿ ਬਾਤ ਛਿਪਾਈ। ੧੩੫। 


ਕਾ/ਥਤੁ 
ਕਰੁਨਾ ਕੈ ਜਸੁਧਾ ਕਹਿਯੋ ਹੈ ਇਮ ਗੋਪਿਨ ਸੋ ਖੇਲਬੇ ਕੇ ਕਾਜ ਤੋਰਿ ਲਿਆਏ ਗੋਪ ਬਨ ਸੋ। 
ਬਾਰਕੋ ਕੇ ਕਹੇ ਕਰਿ ਕ੍ਰੋਧ ਮਨ ਆਪਨੇ ਮੈ _ਸ੍ਯਾਮ ਕੋ _ਪ੍ਰਹਾਰ ਤਨ ਲਾਗੀ ਛੂਛਕਨ ਸੌ। 
ਦੇਖਿ ਦੇਖਿ ਲਾਸਨ ਕੌ ਰੋਂਵੈ ਸੁਤ ਰੋਵੈ ਮਾਤ ਕਹੈ ਕਬਿ ਸ੍ਯਾਮ ਮਹਾ ਮੋਹਿ ਕਰਿ ਮਨ ਸੌ। 
ਰਾਮ ਰਾਮ ਕਹਿ ਸਭੋ _ਮਾਰਬੇ ਕੀ ਕਹਾ ਚਲੀ _ਸਾਮੁਹੇ ਨ ਬੋਲੀਐ ਰੀ ਐਸੇ ਸਾਧੁ ਜਨ ਸੋ।੧੩੬। 


ਦੰਹਰ” 
ਖੀਰ _ਬਿਲੋਵਨ ਕੌ ਉਠੀ _ਜਸੁਦਾ ਹਰਿ ਕੀ ਮਾਇ। 
ਮੁਖ ਤੇ ਗਾਵੈ ਪੂਤ ਗੁਨ ਮਹਿਮਾ ਕਹੀ ਨ ਜਾਇ। ੧੩੭। 
ਹਾਵੀਯ” 
ਏਕ ਸਮੈ ਜਸੁਧਾ ਸੈਗਿ ਗੋਪਿਨ ਖੀਰ ਮਥੇ ਕਰਿ ਲੈ ਕੈ ਮਧਾਨੀ। 
ਉਪਰ ਕੋ ਕਟਿ ਸੋ ਕਸਿ ਕੈ ਪਟਰੋ ਮਨ ਮੈ ਹਰਿ ਜੋਤਿ ਸਮਾਨੀ। 


ਕ੍ਰਿਸਨਾਵਤਾਰ ੪੫ 


ਵਿਚ ਵਿਖਾ ਦਿੱਤੀਆਂ) ਅਤੇ ਹੋਰ _ਵੀ _ਸਭ ਕੁਝ _ਉਸ ਵਿਚ ਵੇਖ ਲਿਆ ਅਤੇ ਵੇਦਾਂ ਨੂੰ 
ਵੀ (ਮੂੰਹ ਵਿਚ) ਵੇਖ ਕੇ(ਸ੍ਰੀ ਕ੍ਰਿਸ਼ਨ ਨੂੰ) ਪਰਮਾਤਮਾ _ਸਮਝ ਕੇ _ਜਸੋਧਾ _ਧੈਰੀਂ ਆ _ਲਗੀ। 
ਸ਼ਿਆਮ ਕਵੀ ਕਹਿੰਦੇ ਹਨ ਕਿ (ਜਸੋਧਾ ਨੇ) ਅੱਖਾਂ ਨਾਲ ਸਭ _ਕੁਝ ਵੇਖ ਲਿਆ। (ਸਚਮੁਚ) 
ਉਹ _ਵਡਿਆਂ ਭਾਗਾਂ _ਵਾਲੀ _ਹੈ।੧੩੩। 
ਦੰਹਰ” 

ਜੇਰ _ਤੋਂ ਜਨਮੇ, ਮੁੜਕੇ ਤੋਂ _ਪੈਦਾ ਹੋਣ ਵਾਲੇ _ਅਤੇ ਧਰਤੀ ਤੋ ਨਿਕਲਣ ਵਾਲੇ 
ਜੀਵ-ਜੰਤੂਆਂ _ਅਤੇ _ਵਸਤੂਆਂ ਨੂੰ _(ਜਸੋਧਾ _ਨੇ) _ਉਸ ਥਾਂ (ਮੂੰਹ) ਵਿਚ _ਵੇਖ _ਲਿਆ। 


(ਫਲਸਰੂਪ) ਪੁੱਤਰ ਭਾਵ ਨੂੰ ਛਡ ਕੇ ਪੈਰਾਂ ਉਤੇ ਜਾ _ਪਈ। ੧੩੪। 
/ਣੈਥੋ ਲਾੰਠਦ੍ਹ ਨਾਟਕ ਗੁੱਲ ਦੇ ਮ੍ਰੀਸ਼ਨਾਫਤਾਰਾ ਦੇ ਆਤਾ ਲਸੌਧਾ ਨੂੰ 2ਹ ਸਾਰ ਕੇ 
/ਵੈਸ਼ਵ ਰੂਘ /ਇਸ਼ਾਉਂਣ ਦੇ ਵਰਣਨ ਦੀ ਸਮਖਤੀੰ/ 
ਹੁਣ ਬ੍ਰਿਛ ਤੋੜ ਕੇ ਜਮਲਾਰਜੁਨ ਦਾ ਉੱਧਾਰ 
੭ਾਵੀਯਾ 
ਜਸੋਧਾ _ਫਿਰ _ਉਠੀ ਅਤੇ (ਸਹੀ ਕ੍ਰਿਸ਼ਨ ਦੀ) _ਚਰਨੀਂ ਪੈ _ਕੇ ਬਹੁਤ _ਤਰ੍ਹਾਂ ਨਾਲ 
ਵਡਿਆਈ _ਕੀਤੀ-- ਹੇ ਜਗਤ _ਦੇ ਸੁਆਮੀ! ਹੇ ਕਰੁਣਾ ਨਿਧਾਨ! ਮੈਂ `ਬੇਸਮਝੀ _ਵਿਚ 
ਆਪਣੇ _ਆਪ ਨੂੰ (ਤੁਹਾਡੀ) _ਮਾਤਾ ਅਖਵਾਉਣ _ਲਗੀ। _ ਮੇਰੇ _ਸਾਰੇ _ਅਵਗੁਣ ਖਿਮਾ _ਕਰ 
(ਸੈਂ) ਤੁੱਛ ਬੁੱਧੀ ਵਾਲੀ ਨੇ _ਢੀਠਤਾ ਨਾਲ ਕੀਤੇ _ਹਨ। ਤਦੋਂ ਸ੍ਰੀ ਕ੍ਰਿਸ਼ਨ ਨੇ ਮੂੰਹ 
ਅਤੇ 


ਜੋ ਤੁ 
ਕਰ _ਲਿਆ ਉਸ _ਉਤੇ ਮਮਤਾ ਪਾ ਕੇ ਗੱਲ ਲੁਕਾ ਲਈ।੧੩੫। 


ਜੈ 


ਕ੍ਰਿਪਾ ਪੂਰਵਕ _ਜਸੋਧਾ ਨੇ _ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਖੇਡਣ ਲਈ _ਗਵਾਲ 
ਬਾਲਕ _ਬਨ _ਵਿਚੋਂ _ਸੋਟੀਆਂ _(ਛਿਟੀਆਂ) ਤੋੜ ਲਿਆਏ _ਹਨ। _ਬਾਲਕਾਂ ਦੇ ਕਹੇ ਤੇ _ਜਸੋਧਾ 
ਨੇ ਆਪਣੇ ਮਨ ਵਿਚ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਉਤੇ ਮਾਰਨ ਲਗ _ਗਈ ਹੈ। 
(ਸ਼ਰੀਰ ਉਤੇ ਪਈਆਂ) ਲਾਸਾਂ ਨੂੰ ਵੇਖ _ਵੇਖ ਕੇ ਪੁੱਤਰ ਰੋਂਦਾ ਹੈ (ਅਤੇ ਰੋਂਦਾ 
ਵੇਖ ਕੇ ਮਾਤਾ) ਰੋਂਦੀ ਹੈ। ਸ਼ਿਆਮ _ਕਵੀ ਕਹਿੰਦੇ ਹਨ, ਮਾਤਾ ਦੇ ਮਨ ਮੋਹ 
ਜਾਗ _ਪਿਆ_ਹੈ। _(ਗੋਪੀਆਂ ਕ੍ਰਿਸ਼ਨ ਦੀਆਂ ਲਾਸਾਂ ਨੂੰ ਵੇਖ ਕੇ) ਰਾਮ ਰਾਮ ਕਹਿਣ ਲਗੀਆਂ 
ਹਨ ਕਿ ਮਾਰਨਾ ਤਾਂ ਇਕ ਪਾਸੇ, ਅਜਿਹੇ ਸਾਧ ਵਿਅਕਤੀ ਦੇ ਸਾਹਮਣੇ ਤਾਂ ਬੋਲਣਾ ਵੀ 
ਨਹੀ ਬਣਦਾ।੧੩੬। 
ਦੰਹਰਾ 

ਸ੍ਰੀ ਕ੍ਰਿਸ਼ਨ ਦੀ ਮਾਤਾ ਜਸੋਧਾ ਦਹੀ ਰਿੜਕਣ ਲਈ ਉਠੀ ਹੈ ਅਤੇ ਮੂੰਹ ਤੋਂ ਪੁੱਤਰ 
ਦੇ ਗੁਣ ਗਾਉਂਦੀ ਹੈ (ਜਿਸ ਦੀ) ਮਹਿਮਾ ਦਾ ਕਥਨ ਨਹੀਂ ਕੀਤਾ ਜਾ _ਸਕਦਾ। _੧੩੭। 
੭ਾਵੀਯਾ 

ਇਕ _ਵਾਰ _ਜਸੋਧਾ _ਗੋਪੀਆਂ ਨਾਲ (ਰਲ ਕੇ) ਹੱਥ _ਵਿਚ ਮਧਾਣੀ ਲੈ ਕੇ ਦਹੀ 
ਰਿੜਕਣ _ਲਗੀ। _ਲਕ _ਉਪਰ _ਕਸਵਾਂ _ਪਟਕਾ ਬੰਨ੍ਹਣ ਵਾਲੇ ਸ੍ਰੀ ਕ੍ਰਿਸ਼ਨ ਦੀ ਜੋਤਿ _ਜਸੋਧਾ 


੪ ੬ 


ਸੀ _ਦਸਮ-ਗ੍ਰੰਥ _ਸਾਹਿਬ 


ਘੰਟਕਾ ਛੁਦ੍ਰ ਕਸੀ ਤਿਹ ਊਪਰਿ ਸ੍ਯਾਮ ਕਹੀ ਤਿਹ ਕੀ ਜੁ ਕਹਾਨੀ। 
ਦਾਨ ਐ ਪ੍ਰਾਕੂਮ ਕੀ ਸੁਧਿ ਕੈ ਮੁਖ ਤੈ ਹਰਿ ਕੀ ਸੁਭ ਗਾਵਤ _ਬਾਨੀ। ੧੩੮। 


ਖੀਰ ਭਰਿਯੋ ਜਬ ਹੀ ਤਿਹ ਕੋ ਕੁਚਿ ਤਉ ਹਰਿ ਜੀ ਤਬ ਹੀ ਫੁਨਿ ਜਾਗੇ। 
ਪਯ ਸੁ _ਪਿਆਵਹੁ ਹੇ ਜਸੁਦਾ ਪੁਭੁ ਜੀ ਇਹ ਹੀ ਰਸਿ ਮੈ ਅਨੁਰਾਗੇ। 
ਦੂਧ ਫਟਿਯੋ ਹੁਇ ਬਾਸਨ ਤੇ ਤਬ ਧਾਇ ਚਲੀ ਇਹ ਰੋਵਨ ਲਾਗੇ। 
ਕ੍ਰੋਧ ਕਰਿਓ ਮਨ ਮੈ ਬ੍ਰਿਜ ਕੇ ਪਤਿ ਧੈ ਘਰਿ ਤੇ ਉਠਿ ਬਾਹਰਿ ਭਾਗੇ। ੧੩੯। 


ਦੰਹਰਾ 
ਕ੍ਰੋਧ ਭਰੇ ਹਰਿ ਜੀ ਮਨੈ ਘਰਿ ਤੇ ਬਾਹਰਿ ਜਾਇ। 
ਸੰਗ ਸਖਾ ਲੈ ਕਪਿ ਸਭੈ ਆਏ ਸੈਨ ਬਨਾਇ। _੧੪0। 
ਪਾਥਰ ਕੋ ਗਹਿ ਕੈ ਕਰੈ ਦੀਨੋ ਮਟੁ ਸੁ ਭਗਾਇ। 
ਖੀਰ ਦਸੋ ਦਿਸ ਬਹਿ ਚਲਿਯੋ ਅਉ ਪੀਨੋ ਹਰਿ ਧਾਇ। ੧੪੧ 
ਸ਼ਵੰਯਾ 
ਸੈਨ ਬਨਾਇ ਭਲੋ ਹਰਿ ਜੀ ਜਸੁਦਾ ਦਧਿ ਕੋ ਮਿਲਿ ਲੂਟਨ ਲਾਏ। 
ਹਾਥਨ ਮੈ ਗਹਿ ਕੈ ਸਭ ਬਾਸਨ ਕੈ ਬਲ ਕੋ ਚਹੂੰ ਓਰਿ ਬਗਾਏ। 
ਫੂਟ ਗਏ ਵਹ ਫੈਲ ਪਰਿਓ ਦਧਿ ਭਾਵ ਇਹੈ ਕਬਿ ਕੇ ਮਨਿ ਆਏ। 
ਕੰਸ ਕੋ _ਮੀਝ _ਨਿਕਾਰਨ ਕੋ _ਅਗੂਆ ਜਨੁ _ਆਗਮ ਕਾਨ੍ਹ _ਜਨਾਏ। _੧੪੨। 


ਫੋਰ ਦਏ ਤਿਨ ਜੋ ਸਭ ਬਾਸਨ ਕ੍ਰੋਧ ਭਰੀ ਜਸੁਦਾ ਤਬ _ਧਾਈ। 

ਫਾਧਿ ਚੜੇ _ਕਪਿ ਰੂਖਨ _ਰੂਖਨ ਗ੍ਰਾਰਨ ਗ੍ਰਾਰਨ ਸੈਨ ਭਗਾਈ। 

ਦਉਰਤ _ਦਉਰਿ ਤਬੈ ਹਰਿ ਜੀ ਬਸੁਧਾ ਪਰਿ ਆਪਨੀ ਮਾਤ _ਹਰਾਈ। 
ਸ੍ਯਾਮ ਕਹੈ ਫਿਰ ਕੈ ਬ੍ਰਿਜ ਕੈ ਪਤਿ ਊਖਲ ਸੋ ਫੁਨਿ ਦੇਹਿ ਬੰਧਾਈ। ੧੪੩॥। 


ਦਉਰਿ ਗਹੇ ਹਰਿ ਜੀ ਜਸੁਦਾ ਜਬ _ਬਾਧਿ ਰਹੀ ਰਸੀਆ ਨਹੀ ਮਾਵੈ। 
ਕੈ ਇਕਠੀ ਬ੍ਰਿਜ ਕੀ ਰਸੀਆ ਸਭ ਜੋਰਿ ਰਹੀ ਕਛੁ ਥਾਹਿ ਨ ਪਾਵੈ। 
ਫੇਰਿ ਬੈਧਾਇ ਭਏ ਬ੍ਰਿਜ ਕੇ ਪਤਿ ਉਊਖਲ ਸੋ ਧਰਿ ਊਪਰ ਧਾਵੈ। 

ਸਾਧ _ਉਧਾਰਨ ਕੋ _ਜੁਮਲਾਰਜੁਨ ਤਾਹਿ _ਨਿਮਿਤ _ਕਿਧੋ ਵਹ _ਜਾਵੈ। _੧੪੪। 


ਕ੍ਰਿਸਨਾਵਤਾਰ ੪੭ 


ਦੇ ਮਨ ਵਿਚ ਸਮਾਈ ਹੈ। _ਉਸ ਉਤੇ ਨਿੱਕੀਆਂ ਨਿੱਕੀਆਂ _ਘੁੰਘਰੀਆਂ ਵਾਲੀ _ਤੜਾਗੀ _ਕਸੀ 
ਹੋਈ ਸੀ। ਉਸ ਦਾ ਬ੍ਰਿਤਾਂਤ ਸ਼ਿਆਮ ਕਵੀ ਨੇ ਕਿਹਾ ਹੈ। (ਸ੍ਰੀ ਕ੍ਰਿਸ਼ਨ ਦੇ) ਦਾਨ ਅਤੇ 
ਨੂੰ ਯਾਦ _ਕਰ ਕੇ (ਜਸੋਧਾ) ਮੁਖ ਤੋਂ ਹਰਿ ਦੇ ਸ਼ੁਭ ਗੀਤ _ਗਾਂਦੀ _ਹੈ।੧੩੮। 


ਵਟਿਆਂ ਨੂੰ ਹੱਥ ਵਿਚ ਫੜ ਕੇ ਮਟ ਨੂੰ ਭੰਨ ਦਿੱਤਾ ਅਤੇ ਦੁੱਧ ਹਰ ਪਾਸੇ ਵਹਿ 
ਚਲਿਆ _ਅਤੇ _ਬੰਦਰ _(“ਹਰਿ”) (ਉਸ ਨੂੰ) ਪੀਣ ਲਈ _ ਭਜ _ਪਏ। _੧੪੧। 
ਮਾਵੀਯ” 
ਸੀ ਕ੍ਰਿਸ਼ਨ (ਬਾਲਕਾਂ _ਅਤੇ _ਬੰਦਰਾਂ ਦੀ) ਚੰਗੀ ਫੌਜ _ਬਣਾ ਕੇ _ਜਸੋਧਾ ਦੇ ਦਹੀ 
ਨੂੰ ਮਿਲ ਕੇ ਲੁੱਟਣ ਲਗ _ਗਏ। ਹੱਥਾਂ ਵਿਚ ਸਾਰੇ _ਬਰਤਨ _ਫੜ ਕੇ ਜ਼ੋਰ ਨਾਲ ਚੌਹਾਂ 
ਪਾਸੇ ਵਗਾ_ਮਾਰੇ। (ਜਿਸ ਕਰ ਕੇ) ਬਰਤਨ ਫੁਟ ਗਏ ਅਤੇ (ਉਨ੍ਹਾਂ ਵਿਚਲਾ) ਦਹੀ _ਖਿਲਰ 
ਗਿਆ। ਇਸ ਦਾ ਭਾਵ ਕਵੀ ਦੇ ਮਨ ਵਿਚ (ਇੰਜ) ਆਇਆ ਮਾਨੋ ਕੰਸ ਦੀ ਮਿਝ _ਕਢਣ 
ਦਾ _ਅਗਾਊਂ _ਸੈਕੇਤ ਸ੍ਰੀ ਕ੍ਰਿਸ਼ਨ _ਨੇ _ਜਣਾ _ ਦਿੱਤਾ _ਹੋਵੇ। _੧੪੨। 
ਸਾਰੇ ਬਰਤਨ _ਤੋੜ ਦਿੱਤੇ (ਤਦ) ਗੁੱਸੇ ਨਾਲ _ਭਰੀ _ਜਸੋਧਾ ਉਨ੍ਹਾਂ 
(ਨੂੰ ਪਕੜਨ ਲਈ ਪਿਛੇ) ਦੌੜੀ। _ਬੰਦਰ ਛਾਲਾਂ ਮਾਰ ਕੇ _ਦਰਖਤੋ ਦਰਖਤ ਚੜ੍ਹ _ਕੇ ਖਿਸਕ 
ਦੀ ਸੈਨਾ ਵੀ (ਸੈਕੇਤ ਨਾਲ ਸ੍ਰੀ ਕ੍ਰਿਸ਼ਨ ਨੇ) ਭਜਾ _ਦਿੱਤੀ। 
ਕ੍ਰਿਸ਼ਨ ਵੀ ਦੌੜੇ ਅਤੇ ਦੌੜ ਦੌੜ ਕੇ (ਉਨ੍ਹਾਂ ਨੇ) ਆਪਣੀ ਮਾਤਾ _(ਜਸੋਧਾ) ਨੂੰ ਹਰਾ 
ਦਿੱਤਾ (ਭਾਵ _ਥੱਕਾ ਦਿੱਤਾ) ਸ਼ਿਆਮ ਕਵੀ ਕਹਿੰਦੇ ਹਨ, ਫਿਰ ਸ੍ਰੀ ਕ੍ਰਿਸ਼ਨ ਨੇ (ਆਪਣੀ) 
ਦੇਹ _ਉਖਲ _ (ਚਾਵਲ _ ਛੱਟਣ _ਵਾਲਾ _ਚੱਟੂ) _ਨਾਲ _ਬੰਨ੍ਹਵਾ ਦਿੱਤੀ। _੧੪੩। 


ਰੱਸੀ ਹੀ ਪੂਰੀ ਨ _ਹੋਈ। ਬੂਜ _ਦੀਆਂ ਸਾਰੀਆਂ ਰੌਸੀਆਂ (ਉਸ ਨੇ) ਇਕੱਠੀਆਂ ਕਰ ਲਈਆਂ, 
ਪਰ _(ਬੈਨ੍ਹੋ ਜਾਣ ਦੀ) ਕੁਝ ਥਹੁ ਨ ਮਿਲੀ (ਅਰਥਾਤ ਕ੍ਰਿਸ਼ਨ ਬੰਨ੍ਹੇ _ਨ ਜਾ _ਸਕੇ)। ਫਿਰ 
ਸ੍ਰੀ ਕ੍ਰਿਸ਼ਨ ਨੇ (ਆਪਣੇ ਆਪ ਨੂੰ) ਉਖਲ ਨਾਲ ਬੰਨ੍ਹਵਾ ਲਿਆ ਅਤੇ ਧਰਤੀ ਉਤੇ (ਇਧਰ 
ਉਧਰ) _ਭਜਣ _ਲਗੇ। (ਇੰਜ ਪ੍ਰਤੀਤ ਹੁੰਦਾ ਹੈ) ਸ਼ਾਇਦ (ਨਲ ਅਤੇ _ਕੂਵਰ ਨਾਂ ਦੇ ਦੋ) 
ਸਾਧਾਂ ਦੇ _ਉਧਾਰ ਲਈ _ਜਮਲਾਰਜਨ _(ਕਊ ਦੇ ਜੋੜੇ ਬ੍ਰਿਛ) ਵਲ ਜਾ ਰਹੇ ਹੋਣ। _੧੪੪। 


ਜਦ _ਜਸੋਧਾ ਨੇ ਭਜ ਕੇ ਸ੍ਰੀ ਕ੍ਰਿਸ਼ਨ ਨੂੰ ਪਕੜ ਲਿਆ ਤਾਂ ਬੰਨ੍ਹਣ ਲਗੀ, _ਪਰ 


੪੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਘੀਸਤਿ _ਘੀਸਤਿ _ਉਖਲਹਿ ਕਾਨ੍ਹ _ਉਧਾਰਤ _ਸਾਧ। 
ਨਿਕਟਿ ਤਬੈ ਤਿਨ ਕੇ ਗਏ ਜਾਨਨਹਾਰ _ਅਗਾਧ। _੧੪੫। 


ਮਾਵੀਲ” 
ਊਖਲ ਕਾਨ੍ਹ ਅਰਾਇ ਕਿਧੌ ਬਲ ਕੈ ਤਨ ਕੋ ਤਰੁ ਤੋਰ ਦਏ ਹੈ। 
ਤਉ ਨਿਕਸੇ ਤਿਨ ਤੇ ਜੁਮਲਾਰਜਨ ਕੈ _ਬਿਨਤੀ ਸੁਰ ਲੋਕ ਗਏ _ਹੈ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਕੇ ਮਨ ਮੈ ਇਹ ਭਾਤਿ ਭਏ ਹੈ। 
ਨਾਗਨ ਕੇ ਪੁਰਿ ਤੇ ਮਧੁ ਕੇ ਮਟ ਕੈ ਮਤਿ ਕੀ ਲਜੁ ਐਚ ਲਏ ਹੈ। ੧੪੬। 


ਕਉਤਕ ਦੇਖਿ ਸਭੈ ਬ੍ਰਿਜ ਕੇ ਜਨ ਜਾਇ ਤਬੈ ਜਸੁਦਾ ਪਹਿ ਆਖੀ। 
ਤੋਰ ਦਏ ਤਨ ਕੋ ਬਲ ਕੈ ਤਰ ਭਾਤਿ ਭਲੀ ਹਰਿ ਕੀ ਸੁਭ ਸਾਖੀ। 
ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ ਅਪੁਨੇ ਮੁਖ ਤੇ ਇਮ ਭਾਖੀ। 
ਫੇਰਿ ਕਹੀ ਭਹਰਾਇ ਤਿਤੈ ਉਡੇ ਜਿਉ ਧਰ ਤੇ ਉਡ ਜਾਤ ਹੈ ਮਾਖੀ। ੧੪੭। 


ਦੂਤਨ ਕੇ ਬਧ ਕੋ ਸਿਵ ਮੂਰਤਿ ਹੈ ਨਿਜ ਸੋ ਕਰਤਾ ਸੁਖ ਦਇਯਾ। 

ਲੋਗਨ ਕੋ __ਬਰਤਾ ਹਰਤਾ ਦੁਖ ਹੈ ਕਰਤਾ _ਮੁਸਲੀਧਰ _ਭਇਯਾ। 

ਡਾਰ ਦਈ ਮਮਤਾ ਹਰਿ ਜੀ ਤਬ ਬੋਲ ਉਠੀ ਇਹ ਹੈ ਮਮ ਜਾਇਯਾ। 

ਖੇਲ ਬਨਾਇ ਦਯੋ ਹਮ ਕੋ ਬਿਧਿ ਜੋ ਜਨਮ੍ਯੋ ਗ੍ਰਿਹਿ ਪੂਤ ਕਨਇਯਾ। ੧੪੮। 


/ਇਤ ਨੰ ਲਾਝੜਹ _ਨਾਟਕੇ ਗੁੰਲੇਂ /ਉਸ਼ਨਾਵਤਾਨੇ ਤਰ ਤੌਰ _ਸਅਲਾਰਜ਼ਨ ਓਧਾਰਲੋਂ _ਲਰਨਨੰ/ 
ਹਾਵੀਯਾਂ 

ਤੋਰਿ ਦਏ ਤਰੂ ਜੋ ਤਿਹ ਹੀ ਤਬ ਗੋਪਨ ਬੂਢਨ ਮੰਤ ਬਿਚਾਰੋ। 

ਗੋਕੁਲ ਕੋ _ਤਜੀਐ ਚਲੀਐ ਬ੍ਰਿਜ ਹੈ ਈਹਾ ਭਾਵ ਤੇ ਭਾਵਨ ਭਾਰੋ। 

ਬਾਤ ਸੁਨੀ _ਜਸੁਦਾ ਅਰੁ ਨੰਦਹਿੰ ਬ੍ਯੋਤ ਭਲੋ ਮਨ ਮਧਿ ਬਿਚਾਰੋਂ। 

ਅਉਰ ਭਲੀ ਇਹ ਤੇ ਨ ਕਛੂ ਜਿਹ ਤੇ ਸੁ ਬਚੇ ਸੁਤ ਸ੍ਯਾਮ ਹਮਾਰੋ। ੧੪੯। 


ਘਾਸਿ ਭਲੋ ਦੂਮ ਛਾਹ ਭਲੀ ਜਮੁਨਾ ਢਿਗ ਹੈ ਨਗ ਹੈ ਤਟਿ ਜਾ ਕੇ। 
ਕੋਟਿ ਝਰੈ ਝਰਨਾ ਤਿਹ ਤੇ ਜਗ ਮੈ ਸਮਤੁਲਿ ਨਹੀ ਕਛੁ ਤਾ ਕੇ। 
ਬੋਲਤ ਹੈ ਪਿਕ ਕੋਕਿਲ ਮੋਰ ਕਿਧੌ ਘਨ ਮੈ ਚਹੁੰ ਓਰਨ ਵਾ ਕੇ। 
ਬੇਗ ਚਲੋ ਤੁਮ ਗੋਕੁਲ ਕੋ ਤਜਿ ਪੁੰਨ ਹਜਾਰ ਅਬੈ ਤੁਮ ਗਾ ਕੇ। ੧੫0। 


ਕ੍ਰਿਸਨਾਵਤਾਰ ੪੯ 


(ਉਸ) ਕੌਤਕ ਨੂੰ ਵੇਖ ਕੇ, ਬੂਜ-ਭੂਮੀ ਦੇ ਸਾਰਿਆਂ ਲੋਕਾਂ ਨੇ _ਜਸੋਧਾ ਕੋਲ ਜਾ ਕੇ 
(ਸਾਰੀ _ਗੌਲ) ਕਹੀ ਕਿ (ਸਰੀ ਕ੍ਰਿਸ਼ਨ ਨੇ) ਸ਼ਰੀਰ ਦੇ ਬਲ ਨਾਲ _(ਜਮਲਾਰਜਨ) ਬ੍ਰਿਛ 
ਨੂੰ ਤੋੜ ਦਿੱਤਾ ਹੈ। _ਇਹ _ਸਾਰੀ ਸ਼ੁਭ _ਵਾਰਤਾ _ਚੈਗੀ ਤਰ੍ਹਾਂ ਦਸ ਦਿੱਤੀ। ਉਸ ਦ੍ਰਿਸ਼ ਦੀ 
ਅਤਿ ਅਧਿਕ _ਉਪਮਾ _ਕਵੀ ਨੇ _ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਈ ਕਿ ਧਰਤੀ 
ਤੋਂ ਉਡ ਕੇ ਜਾਣ ਵਾਲੀ ਮੌਖੀ ਵਾਂਗ _(ਸਾਰੇ ਲੋਕ) _ਫਿਰ _ਭਿਣਭਿਣਾ ਕੇ (ਇਹ ਘਟਨਾ) 
ਦਸਣ ਲਈ ਆ ਗਏ ਹਨ। ੧੪੭। 


ਨੂੰ ਵਰ 
ਬਲਭਦਰ _ਦਾ ਭਰਾ ਹੈ, (ਉਸ) ਸ੍ਰੀ ਕ੍ਰਿਸ਼ਨ ਨੇ (ਜਸੋਧਾ ਉਤੇ ਮਮਤਾ ਦੀ ਭਾਵਨਾ) ਪਸਾਰ 
ਦਿੱਤੀ ਅਤੇ ਉਹ ਕਹਿਣ ਲਗੀ ਕਿ ਇਹ ਮੇਰਾ ਪੁੱਤਰ ਹੈ। _(ਅਸਲੋਂ) _ਵਿਧਾਤਾ ਨੇ ਲੀਲ੍ਹਾ 
ਰਚ ਕੇ ਕਨ੍ਹੀਆ ਨੂੰ ਸਾਡੇ _ਘਰ ਪੁੱਤਰ ਰੂਪ _ਵਿਚ _ਜਨਮ _ਦਿੱਤਾ _ਹੈ। _੧੪੮। 
/ਟਲੋਂ ਨੰ ਲਚਤੁ ਨਾਟਕ ਗੁੱਥ ਦੇ ਸਨਾਵਤਾਰ ਦੇ ਤਰ ਤੱਰ 
ਲਮਲਾਰਜ਼ਨ ਉਸਾਰ ਪੁਸੱੰਨ ਦੀ _ਨਆ੫ਤੰ/ 
ਮਾਵੀਲ” 

ਜੋ _(ਜਮਲਾਰਜਨ) _ਬ੍ਰਿਛ _ਤੋੜੇ _ਸਨ, _ਉਸ ਥਾਂ ਤੇ ਬਜ਼ੁਰਗ _ਗਵਾਲਿਆਂ ਨੇ _(ਬੈਠ 
ਕੇ) ਇਹ _ਸਲਾਹ-ਮਸ਼ਵਰਾ _ਕੀਤਾ _ਕਿ _ਗੋਕੁਲ ਨੂੰ ਛਡ ਕੇ ਬ੍ਰਜ-ਭੂਮੀ ਨੂੰ ਚਲੇ ਜਾਈਏ 
(ਕਿਉਂਕਿ) ਇਥੇ _ਭਾਵੀ ਵਲੋਂ _ਭਾਰੇ _ਭਾਣੇ ਵਰਤਣ ਲਗ ਗਏ _ਹਨ। (ਜਦੋਂ) ਇਹ _ਗੱਲ 
ਜਸੋਧਾ ਅਤੇ ਨੰਦ ਨੇ ਸੁਣੀ (ਤਾਂ ਉਨ੍ਹਾਂ ਨੇ ਵੀ) ਮਨ ਵਿਚ ਵਿਚਾਰਿਆ ਕਿ ਇਹ ਵਿਉਂਤ 
ਚੌਗੀ ਹੈ। _ਇਸ ਤੋਂ ਹੋਰ ਚੰਗੀ ਗੱਲ ਕੋਈ ਨਹੀਂ ਜਿਸ ਕਰ _ਕੇ ਸਾਡਾ ਕਾਨ੍ਹ ਸੁਰਖਿਅਤ 
ਰਹਿ _ਸਕੇ। _੧੪੯। 

(ਬੂਜ-ਭੂਮੀ ਵਿਚ) ਘਾਹ ਚੈਗਾ ਹੈ, ਬ੍ਰਿਛਾਂ ਦੀ ਛਾਂ ਸੁਹਾਵਣੀ ਹੈ, ਜਮਨਾ ਨਦੀ ਨੇੜੇ 
ਹੈ ਅਤੇ ਜਿਸ ਦੇ ਕੈਢੇ ਉਤੇ ਪਹਾੜ _ਹਨ ਜਿਨ੍ਹਾਂ ਵਿਚੋਂ ਕਰੋੜਾਂ ਝਰਨੇ _ਝਰ ਰਹੇ ਹਨ ਅਤੇ 
ਜਿਸ _(ਬੂਜ-ਭੂਮੀ) ਦੇ ਬਰਾਬਰ _ਸੰਸਾਰ ਵਿਚ _ਹੋਰ ਕੋਈ ਨਹੀਂ ਹੈ। _ਉਸ ਦੇ ਚੌਹਾਂ ਪਾਸੇ 
ਬਰਖਾ ਰੁਤ ਵਿਚ ਕੋਇਲ, _ਹਰੀਅਲ ਅਤੇ ਮੋਰ _ਬੋਲਦੇ _ਹਨ। ਤੁਸੀਂ ਗੋਕੁਲ ਨੂੰ ਛਡ ਕੇ 
ਛੇਤੀ ਨਾਲ ਤੁਰ _ਚਲੋ (ਕਿਉਂਕਿ) ਹੁਣ ਤੁਹਾਡੇ ਪਿੰਡ ਦੇ ਹਜ਼ਾਰਾਂ ਪੁੰਨ (ਜਾਗੇ _ਹਨ)।੧੫0। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਨੰਦ ਸਭੈ ਗੋਪਨ _ਸਨੈ ਬਾਤ ਕਹੀ ਇਹ ਠਉਰ। 
ਤਜਿ ਗੋਕੁਲ ਬ੍ਰਿਜ ਕੋ ਚਲੇ ਇਹ ਤੇ ਭਲੀ ਨ _ਅਉਰ। ੧੫੧। 


ਲਟਪਟ ਬਾਧੇ ਉਠਿ ਚਲੇ ਆਏ ਜਬ ਬ੍ਰਿਜਿ ਹੀਰ। 
ਦੇਖਿਓ ਅਪਨੇ ਨੈਨ ਭਰਿ _ਬਹਿਤੋ ਜਮੁਨਾ ਤੀਰ। _੧੫੨। 


ਹੇਮ ਕੋ ਦਾਨੁ ਕਰੈ ਜੁ ਦੋਊ ਹਰਿ ਗੋਦ ਲਏ ਜਸੁਦਾ ਇਮ ਰਾਜੈ। 
ਕੈਧਉ ਸੈਲ ਸੁਤਾ ਗਿਰਿ ਭੀਤਰ ਊਚ ਮਨੋ ਮਨਿ _ਨੀਲ ਬਿਰਾਜੈ। _੧੫੩। 


ਰਾਜ ਬਿਭੀਛਨ ਦੈ ਕਿਧੋ_ਲੰਕ ਕੋ _ਰਾਮ ਜੀ_ਧਾਮ ਪਵਿਤੁ _ਕਰਾਏ। _੧੫੪। 


ਕਾਲੇ ਬਾਲ 
ਹਾਰਾ 
ਗੋਪ ਸਭੈ ਬ੍ਰਿਜ ਪੁਰ ਬਿਖੈ ਬੈਠੇ ਹਰਖ ਬਢਾਇ। 
ਅਬ ਮੈ ਲੀਲਾ ਕ੍ਰਿਸਨ ਕੀ ਮੁਖ ਤੇ ਕਹੋ ਸੁਨਾਇ। ੧੫੫। 
ਨਾਵਲਾਂ 
ਸਾਤ _ਬਿਤੀਤ ਭਏ ਜਬ ਸਾਲ ਲਗੇ ਤਬ ਕਾਨ੍ਹ ਚਰਾਵਨ ਗਊਆ। 
ਪਾਤ _ਬਜਾਵਤ _ਐਔ ਮੁਰਲੀ ਮਿਲਿ ਗਾਵਤ _ਗੀਤ _ਸਭੈ ਲਰਕਊਆ। 
ਗੋਪਨ ਲੈ ਗ੍ਰਿਹਿ ਆਵਤ ਧਾਵਤ _ਤਾੜਤ ਹੈ ਸਭ ਕੋ ਮਨ ਭਊਆ। 
ਦੂਧ ਪਿਆਵਤ ਹੈ ਜਸੁਦਾ ਰਿਝ ਕੈ ਹਰਿ ਖੇਲ ਕਰੈ ਜੁ ਨਚਊਆ। _੧੫੬। 


ਰੂਖ ਗਏ ਗਿਰ ਕੈ ਧਸਿ ਕੈ ਸੈਗਿ ਦੈਤ ਚਲਾਇ ਦਯੋ ਹਰਿ ਜੀ ਜੋ। 
ਫੂਲ ਗਿਰੇ ਨਭ ਮੰਡਲ ਤੇ ਉਪਮਾ ਤਿਹ ਕੀ ਕਬਿ ਨੈ ਸੁ ਕਰੀ ਜੋ। 
ਧਨਿ ਹੀ ਧਨਿ ਭਯੋ ਤਿਹੂੰ ਲੋਕਨਿ ਭੂਮਿ ਕੋ ਭਾਰੁ ਅਬੈ ਘਟ ਕੀਜੋ। 
ਸ੍ਯਾਮ ਕਥਾ ਸੁ ਕਹੀ ਇਸ ਕੀ ਚਿਤ ਦੈ ਕਬਿ ਪੈ ਇਹ ਕੋ ਜੁ ਸੁਨੀਜੋ। ੧੫੭। 


ਕ੍ਰਿਸਨਾਵਤਾਰ ੫੧ 


ਦੰਹਾਰਾ 

ਨੰਦ ਨੇ _(ਉਸ) ਸਥਾਨ _ਤੇ ਸਾਰਿਆਂ _ਗਵਾਲਿਆਂ ਨੂੰ ਮਿਲ ਕੇ ਇਹ ਗੱਲ ਕਹੀ 
ਕਿ ਗੋਕੁਲ ਨੂੰ ਛਡ ਕੇ ਬੂਜ-ਭੂਮੀ ਨੂੰ ਚਲੇ ਜਾਈਏ। (ਕਿਉਂਕਿ) ਇਸ ਤੋਂ ਚੰਗੀ ਹੋਰ 
(ਕੋਈ _ਗੱਲ) _ਨਹੀਂ। _ ੧੫੧। 

ਸਾਰਾ ਸਾਮਾਨ ਬੰਨ੍ਹ _ਕੇ _(ਗੋਕੁਲ ਤੋਂ) ਉਠ ਕੇ ਜਦੋਂ (ਸਾਰੇ) _ਗਵਾਲੇ _ਬ੍ੂਜ _ਵਿਚ 
ਆ ਗਏ (ਤਾਂ ਉਨ੍ਹਾਂ ਨੇ) ਆਪਣੀਆਂ ਅੱਖਾਂ _ਨਾਲ _ਜਮਨਾ ਦਾ ਜਲ _ਵਗਦਾ ਹੋਇਆ ਵੇਖ 
ਲਿਆ। _ ੧੫੨। 


ਨੰਦ ਦੀ ਆਗਿਆ ਪ੍ਰਾਪਤ _ਕਰ _ਕੇ _ਗਵਾਲਿਆਂ ਨੇ _ਚੰਗੀ ਤਰ੍ਹਾਂ _ਰਥਾਂ ਨੂੰ ਸਜਾ 


ਲਿਆ। ਉਨ੍ਹਾਂ ਉਤੇ _ ਆਪਣੀਆਂ _ ਇਸਤਰੀਆਂ _ਨਾਲ _ਬੈਠ _ਕੇ ਸਾਰੇ _(ਗਵਾਲੇ) ਵਾਜੇ 
ਵਜਾਉਂਦੇ _ਅਤੇ _ਗੀਤ _ਗਾਉਂਦੇ (ਤੁਰ ਪਏ)। ਸ੍ਰੀ ਕ੍ਰਿਸ਼ਨ ਨੂੰ ਗੋਦ ਲਏ ਹੋਇਆਂ ਜਸੋਧਾ 
ਇੰਜ ਸੋਭ ਰਹੀ ਸੀ (ਜਿਵੇਂ ਉਨ੍ਹਾਂ) ਦੋਹਾਂ ਨੇ ਸੋਨਾ _ਦਾਨ _ਕੀਤਾ ਹੋਇਆ _ਸੀ। _(ਅਸਲ 
ਵਿਚ ਉਹ ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਪਾਰਬਤੀ (“ਸੈਲ ਸੁਤਾ”) ਪਹਾੜ ਵਿਚ _ਬੈਠੀ 
ਹੋਵੇ ਅਤੇ ਉਸ ਵਿਚ ਨੀਲ _ਮਣੀ ਸ਼ੋਭਾ ਪਾ _ਰਹੀ _ਹੋਵੇ। _੧੫੩। 


ਗੋਕੁਲ ਨੂੰ _ਛਡ ਕੇ _ਗਵਾਲੇ _ਬੂਜ-ਭੂਮੀ _ਵਿਚ ਆਪਣੇ ਆਪਣੇ ਡੇਰਿਆਂ ਵਿਚ ਆ 
ਗਏ। ਕੱਚੀ ਲਸੀ ਅਤੇ ਚਾਵਲਾਂ ਦੇ ਛੋਟੇ ਦੇ ਕੇ ਅਤੇ ਘਰਾਂ ਦੇ ਅੰਦਰ ਬਾਹਰ ਧੂਪ ਜਗਾ 
ਕੇ (ਰਹਿਣ ਲਗੇ _ਹਨ)। ਉਸ ਛਬ ਦੇ ਸ੍ਰੇਸ਼ਨ ਅਤੇ 


ਸਾਰੇ _ਗਵਾਲੇ ਬੂਜ-ਭੂਮੀ ਵਿਚ ਖੁਸ਼ੀ ਖੁਸ਼ੀ ਵਸਣ _ਲਗੇ। ਹੁਣ ਮੈਂ ਸ੍ਰੀ ਕ੍ਰਿਸ਼ਨ ਦੀ 
ਲੀਲ੍ਹਾ ਨੂੰ ਮੁਖ ਤੋਂ ਕਹਿ ਕੇ ਸੁਣਾਉਂਦਾ ਹਾਂ। _੧੫੫। 
ਮਾਵੀਯ” 

ਜਦੋਂ ਸਤ _ਸਾਲ _ਬੀਤ _ਗਏ ਤਾਂ ਕਾਨ੍ਹ ਗਊਆਂ _ਚਰਾਉਣ _ਲਗੇ। _ਸਾਰੇ _ਬਾਲਕ 
ਪੱਤਰਾਂ _(ਦੀਆਂ _ਪੀਪਣੀਆਂ _ਬਣਾ ਕੇ) ਵਜਾਉਂਦੇ _ਹਨ _ ਅਤੇ ਮੁਰਲੀ _ਨਾਲ _ਗੀਤ ਗਾਉਂਦੇ 
ਹਨ। (ਸ੍ਰੀ ਕ੍ਰਿਸ਼ਨ) ਗਵਾਲ _ਬਾਲਕਾਂ ਨੂੰ ਘਰਾਂ ਵਿਚੋਂ ਲੈ ਕੇ ਭਜ ਆਉਂਦੇ ਹਨ ਅਤੇ ਮਨ 


ਸੀ ਕ੍ਰਿਸ਼ਨ ਨੇ (ਕੰਸ ਵਲੋਂ _ਵੱਛਾ ਬਣ ਕੇ ਆਏ ਦੈੱਤ ਨੂੰ ਪਿਛਲੀਆਂ ਟੰਗਾਂ ਤੋਂ 

ਫੜ ਕੇ) ਪਰੇ ਵਗਾ ਸੁਟਿਆ ਜਿਸ ਦੇ ਧਕੇ ਨਾਲ ਕਿਤਨੇ ਹੀ ਬ੍ਰਿਛ ਡਿਗ _ਗਏ। (ਉਸ 
ਸਮੇਂ) ਆਕਾਸ਼ ਮੰਡਲ ਤੋਂ ਫੁਲ ਡਿਗਣ ਲਗੇ, ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਜੋ ਕੀਤੀ 
(ਸਹੀ ਕ੍ਰਿਸ਼ਨ ਨੇ) ਹੁਣੇ 


ਹੈ, (ਉਸ ਅਨੁਸਾਰ) ਤਿੰਨਾਂ ਲੋਕਾਂ ਵਿਚ ਧੰਨ ਧੰਨ ਹੋ ਰਹੀ ਹੈ 
ਹੀ ਧਰਤੀ ਦਾ ਭਾਰ ਘਟ _ਕਰ ਦਿੱਤਾ ਹੈ। ਸ਼ਿਆਮ _ਕਵੀ ਨੇ 
ਹੈ, ਉਸ ਨੂੰ ਚਿੱਤ ਦੇ ਕੇ ਸੁਣੋ। ੧੫੭। 


੫੨ ਸੀ _ਦਸਮ-ਗ੍ਰੰਥ _ ਸਾਹਿਬ 


ਕਉਤਕਿ ਦੇਖਿ ਸਭੇ ਬ੍ਰਿਜ ਬਾਲਕ _ਡੇਰਨ ਡੇਰਨ ਜਾਇ ਕਹੀ ਹੈ। 

ਦਾਨੋ ਕੀ ਬਾਤ ਸੁਨੀ ਜਸੂਦਾ ਗਰਿ ਆਨੰਦ ਕੇ ਮਧਿ ਬਾਤ ਡਹੀ_ਹੈ। 

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਸਰਤਾ ਜਿਉ ਕਹੀ ਹੈ। 
ਫੈਲਿ ਪਰਿਯੋ ਸੁ ਦਸੋ ਦਿਸ ਕੌ ਗਨਤੀ ਮਨ ਕੀ ਇਹ ਮਧਿ ਬਹੀ ਹੈ। ੧੫੮। 


ਅਥ _ਬਕੀ ਦੈਤ ਕੋ ਬਧ" ਕਥਨੰ 
ਨਾਵੀਯਾ 
ਦੈਤ ਹਨ੍ਯੋ ਸੁਨ ਕੈ ਨ੍ਰਿਪ ਸੁਉਨਨਿ ਬਾਤ ਕਹੀ ਬਕ ਕੋ ਸੁਨਿ ਲਈਯੈ। 
ਹੋਇ ਤਯਾਰ ਅਬੈ ਤੁਮ ਤੋ ਤਜਿ ਕੈ ਮਥੁਰਾ ਬ੍ਰਿਜ ਮੰਡਲਿ ਜਈਜੈ। 
ਕੈ ਤਸਲੀਮ ਚਲਿਯੋ ਤਹ ਕੌ ਚਬਿ ਡਾਰਤ ਹੋ _ਮੁਸਲੀਧਰ ਭਈਸੈ। 
ਕੰਸ ਕਹੀ ਹਸਿ ਕੈ ਉਹਿ ਕੋ ਸੁਨਿ ਰੇ ਉਹਿ ਕੋ ਛਲ ਸੋ ਹਨਿ ਦਈਯੈ। ੧੫੯। 


ਪ੍ਰਾਤ ਭਏ ਬਛਰੇ ਸੰਗ ਲੈ ਕਰਿ ਬੀਚ ਗਏ ਬਨ ਕੈ ਗਿਰਧਾਰੀ। 
ਫੇਰਿ ਗਏ ਜਮੁਨਾ ਤਟਿ ਪੈ ਬਛਰੇ ਜਲ ਸੁਧ ਅਚੈ ਨਹਿ ਖਾਰੀ। 
ਆਇ ਗਯੋ __ਉਤ ਦੈਤ ਬਕਾਸੁਰ ਦੇਖਨ _ਮਹਿੰ ਭਯਾਨਕ _ਭਾਰੀ। 
ਲੀਲ ਲਏ ਸਭ ਹ੍ਹੈ ਬਗੁਲਾ ਫਿਰਿ ਛੋਰਿ ਗਏਂ? ਹਰਿ ਜੋਰ ਗਜਾਰੀ। ੧੬0। 


ਦੰਹਰ” 
ਅਗਨਿ ਰੂਪ ਤਬ ਕ੍ਰਿਸਨ ਧਰਿ ਕੈਠਿ ਦਯੋ ਤਿੰਹ ਜਾਲ। 
ਗਹਿ ਸੁ ਮੁਕਤਿ ਠਾਨਤ ਭਯੋ __ਉਗਲ _ਡਰਿਯੋ__ਤਤਕਾਲ। _੧੬੧। 


ਹਾਵੀਯ” 
ਚੋਟ ਕਰੀ ਉਨ ਜੋ ਇਹ ਪੈ ਇਨ ਤੇ ਬਲ ਕੈ ਉਹਿ ਚੋਚ ਗਹੀ ਹੈ। 
ਚੀਰ ਦਈ ਬਲ ਕੈ ਤਨ ਕੋ ਸਰਤਾ ਇਕ ਸੁਉਨਤ ਸਾਥ _ਬਹੀ_ਹੈ। 
ਅਉਰ ਕਹਾ ਉਪਮਾ ਤਿਹ ਕੀ ਸੁ ਕਹੀ ਜੁ ਕਛੁ ਮਨ ਮਧਿ ਲਹੀ ਹੈ। 
ਜੋਤਿ ਰਲੀ ਤਿਹ ਮੈ ਇਮ ਜਿਉ ਦਿਨ ਮੈ ਦੁਤਿ ਦੀਪ ਸਮਾਇ ਰਹੀ ਹੈ। ੧੬੨। 


ਕਾ/ਥਤੁ 
ਜਬੈ ਦੈਤ ਆਯੋ ਮਹਾ ਮੁਖਿ ਚਵਰਾਯੋ ਜਬ ਜਾਨਿ ਹਰਿ ਪਾਯੋ ਮਨ ਕੀਨੋ ਵਾ ਕੇ ਨਾਸ ਕੋ। 
ਸਿੰਧ ਸੁਤਾ ਪਤਿ ਨੈ ਉਖਾਰ ਡਾਰੀ ਚੋਚ ਵਾਕੀ ਬਲੀ ਮਾਰ ਡਾਰਿਯੋ _ਮਹਾਬਲੀ ਨਾਮ ਜਾਸ_ਕੋ। 


੧. “ਆਗਮਨ” ੨. ਦਏ” 


ਕ੍ਰਿਸਨਾਵਤਾਰ ੫੩ 


ਦੇ ਕੌਤਕ ਨੂੰ ਵੇਖ ਕੇ ਬੂਜ ਦੇ ਸਾਰਿਆਂ ਬਾਲਕਾਂ ਨੇ (ਇਹ 

ਗੌਲ) ਘਰ _ਘਰ ਜਾ ਕੇ ਦਸੀ ਹੈ। (ਜਦੋਂ) ਜਸੋਧਾ ਨੇ ਦੈੱਤ ਰੂਪੀ ਵੌਛੇ ਦੀ ਗੱਲ ਸੁਣੀ 

(ਤਾਂ) ਖੁਸ਼ੀ ਨਾਲ ਉਸ ਦੇ ਗਲੇ ਵਿਚ ਹੀ ਗੱਲ ਰੁਕ ਗਈ ਹੈ। ਉਸ ਦ੍ਰਿਸ਼ ਦੀ ਮਹਾਨ 

ਕਵੀ ਦੇ ਮੁਖ ਵਿਚੋਂ ਨਦੀ ਵਾਂਗ _ਵਹਿ ਤੁਰੀ ਹੈ (ਅਰਥਾਤ ਕਹਿ ਦਿੱਤੀ ਹੈ) ਜੋ 

ਦਿਸ਼ਾਵਾਂ ਵਿਚ ਪਸਰ _ਗਈ ਹੈ ਅਤੇ ਮਨ ਦੀ ਸੋਚ ਉਸ ਵਿਚ ਰੁੜ੍ਹ ਗਈ ਹੈ 
ਨੂੰ ਕਥਨ _ ਕਰਨਾ _ਸਰਲ _ ਨਹੀਂ __ਹੈ।)।੧੫੮। 


ਹੁਣ ਬਕੀ ਦੈਂਤ (ਬਕਾਸੁਰ) ਦੇ ਵਧ ਦਾ ਕਥਨ 


ਦਿਨ ਚੜ੍ਹਨ ਤੇ ਵੱਛਿਆਂ ਨੂੰ ਨਾਲ ਲੈ 


ਪੀਂਦੇ। _ਉਧਰੋਂ _ਬਕਾਸੁਰ ਦੈਂਤ ਆ ਗਿਆ, ਜੋ ਵੇਖਣ ਵਿਚ ਬਹੁਤ ਭਿਆਨਕ _ਸੀ। 
ਬਗਲਾ _ਬਣ _ਕੇ ਸਾਰਿਆਂ (ਵੱਛਿਆਂ) ਨੂੰ ਨਿਗਲ _ਗਿਆ, ਫਿਰ ਹਿੰਮਤ ਕਰਨ ਵਾਲੇ ਸ੍ਰੀ 
ਕ੍ਰਿਸ਼ਨ (ਉਸ ਦੇ) ਨੇੜੇ _('ਛੋਰਿ”) ਗਏ।੧੬0। 


ਤਦ ਸ੍ਰੀ ਕ੍ਰਿਸ਼ਨ ਨੇ ਅਗਨੀ ਦਾ ਰੂਪ ਧਾਰ ਕੇ ਉਸ ਦੇ (ਮੂੰਹ ਵਿਚ ਪ੍ਰਵੇਸ਼ ਕੀਤਾ 
ਅਤੇ) ਗੱਲਾ _ਸਾੜ _ਦਿੱਤਾ। (ਪਹਿਲਾਂ ਉਸ ਨੇ ਸ੍ਰੀ ਕ੍ਰਿਸ਼ਨ ਨੂੰ) ਫੜ ਲਿਆ, ਫਿਰ ਮੁਕਤ 
ਤੁਰਤ _ ਉਗਲ _ਦਿੱਤਾ।੧੬੧। 


। 
ਹੂੰ 
ਨੀ 
ਕਹ 


ਉਸ _(ਬਾਕਸੁਰ) ਨੇ ਸ੍ਰੀ ਕ੍ਰਿਸ਼ਨ ਉਤੇ ਸਟ ਮਾਰੀ ਤਾਂ ਇਨ੍ਹਾਂ `ਨੇ ਜ਼ੋਰ ਨਾਲ 
ਚੁੰਜ _ਫੜ _ਲਈ। _ (ਫਿਰ) _ਬਲ-ਪੂਰਵਕ (ਉਸ _ਦਾ) ਸ਼ਰੀਰ _ਚੀਰ ਤਾਂ 
ਲਹੂ _ਦੀ ਇਕ ਨਦੀ ਵਗਣ ਲਗ _ਗਈ। ਉਸ ਦੀ ਹੋਰ ਉਪਮਾ ਕੀ 

ਜੋ ਮਨ ਵਿਚ ਆਈ ਹੈ। ਉਸ (ਦੈਂਤ) ਦੀ ਜੋਤਿ ਉਨ੍ਹਾਂ (ਸਹੀ ਕ੍ਰਿਸ਼ਨ) ਵਿਚ ਇਸ 
ਮਿਲ ਗਈ ਹੈ ਜਿਵੇਂ ਦਿਨ (ਦੇ ਪੁਕਾਸ਼) ਵਿਚ _ਦੀਵੇ ਦੀ ਰੌਸ਼ਨੀ ਸਮਾਈ ਰਹਿੰਦੀ 


(ਬਕਾਸੁਰ) ਆਇਆ ਅਤੇ _ਜਦੋਂ ਉਸ _ਨੇ _ਆਪਣਾ ਮੂੰਹ ਬਹੁਤ _ਫੈਲਾ 
ਕ੍ਰਿਸ਼ਨ ਨੇ (ਉਸ ਦੀ ਵਾਸਤਵਿਕਤਾ ਨੂੰ) ਜਾਣ ਲਿਆ ਅਤੇ ਉਸ ਦੇ 
ਵਿਚ (ਵਿਚਾਰ _ਕੀਤਾ)। ਲੱਛਮੀ ਦੇ _ਪਤੀ _ਵਿਸ਼ਣੂ _(ਅਰਥਾਤ ਕ੍ਰਿਸ਼ਨ) 
ਉਖਾੜ ਦਿੱਤੀ ਅਤੇ _ਜਿਸ _ਦਾ ਨਾਮ _ਮਹਾਬਲੀ ਹੈ (ਉਸ ਕ੍ਰਿਸ਼ਨ ਨੇ) 


1 ਗ੍ “੨; ਹੱ 


੫੪ ਸੀ _ਦਸਮ-ਗ੍ਰੰਥ _ਸਾਹਿਬ 


ਭੂਮਿ ਗਿਰ ਪਰਿਯੋ ਹ੍ਹੈ ਦੁਟੂਕ ਮਹਾ ਮੁਖਿ ਵਾ ਕੋ ਤਾਕੀ ਛਬਿ ਕਹਿਬੇ ਕੋ ਭਯੋ ਮਨ ਦਾਸ ਕੋ। 
ਖੇਲਬੇ ਕੇ ਕਾਜ ਬਨ ਬੀਚ ਗਏ ਬਾਲਕ ਜਿਉ ਲੈ ਕੈ ਕਰ ਮਧਿ ਚੀਰ ਡਾਰੈ ਲਾਬੇ ਘਾਸ ਕੋ। ੧੬੩। 


/ਇ/ਤ _ਠਕਾਲ਼ਰ _ਏੌਤ _ਬਗਾ/ੰਹ/ 


ਹਾਵੀੰਯ” 
ਸੰਗ ਲਏ ਬਛੁਰੇ ਅਰੁ ਗੋਪ ਸੁ _ਸਾਝਿ ਪਰੀ ਹਰਿ ਡੇਰਨ ਆਏ। 
ਹੋਇ ਪ੍ਰਸੈਨਿ ਮਹਾ ਮਨ ਮੈ ਮਨ ਭਾਵਤ ਗੀਤ ਸਭੋ ਮਿਲਿ ਗਾਏ। 
ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਮੁਖ ਤੇ ਇਹ ਭਾਤਿ ਬਨਾਏ। 
ਦੇਵਨ ਦੇਵ ਹਨ੍ਯੋ ਧਰ ਪੈ ਛਲਿ ਕੈ ਤਰਿ ਅਉਰਨ ਕੋ ਜੁ ਸੁਨਾਏ। ੧੬੪। 


ਕਾਨੂ ਨ ਭਾਲ ਗੌਪਨ ਪੁੱਤਾ 
ਹਵੀਯਾਂ 
ਫੇਰਿ ਕਹੀ ਇਹ ਗੋਪਨ ਕਉ ਫੁਨਿ ਪ੍ਰਾਤ ਭਏ ਸਭ ਹੀ ਮਿਲਿ ਜਾਵੈ। 
ਅੰਨੁ ਅਚੌਂ ਅਪਨੇ ਗ੍ਰਿਹ ਮੋ ਜਿਨਿ ਮਧਿ ਮਹਾਬਨ ਕੇ ਮਿਲਿ ਖਾਵੈ। 
ਬੀਚ ਤਰੈ ਹਮ ਪੈ ਜਮੁਨਾ ਮਨ ਭਾਵਤ ਗੀਤ ਸਭੈ ਮਿਲਿ ਗਾਵੈ। 
ਨਾਚਹਿਗੇ ਅਰੁ ਕੂਦਹਿਗੇ ਗਹਿ ਕੈ ਕਰ ਮੈ ਮੁਰਲੀ ਸੁ ਬਜਾਵੈ। ੧੬੫। 


ਮਾਨ ਲਯੋ _ਸਭਨੋ ਵਹ _ਗੋਪਨ ਪ੍ਰਾਤ ਭਈ ਜਬ _ਰੈਨਿ ਬਿਹਾਨੀ। 

ਕਾਨ੍ਹ ਬਜਾਇ _ਉਠਿਓ ਮੁਰਲੀ ਸਭ _ਜਾਗ _ਉਠੇ ਤਬ _ਗਾਇ ਛਿਰਾਨੀ। 

ਏਕ _ਬਜਾਵਤ ਹੈ ਦੂਮ ਪਾਤ ਕਿਧੋ ਉਪਮਾ ਕਬਿ ਸਿਆਮ ਪਿਰਾਨੀ। 

ਕਉਤੁਕ ਦੇਖਿ ਮਹਾ ਇਨ ਕੋ _ਪੁਰਹੂਤ _ਬਧੂ ਸੁਰ ਲੋਕਿ ਖਿਸਾਨੀ। ੧੬੬। 


ਗੇਰੀ ਕੇ ਚਿਤ੍ਰ ਲਗਾਇ ਤਨੈ ਸਿਰ ਪੰਖ _ਧਰਿਯੋ ਭਗਵਾਨ _ਕਲਾਪੀ। 
ਲਾਇ ਤਨੈ ਹਰਿ ਤਾ ਮੁਰਲੀ ਮੁਖਿ ਲੋਕ ਭਯੋ ਜਿਹ ਕੋ _ਸਭ ਜਾਪੀ। 
ਫੂਲ ਗੁਛੇ ਸਿਰਿ ਖੋਸ ਲਏ ਤਰਿ ਰੂਖ ਖਰੋ ਧਰਨੀ ਜਿਨਿ ਥਾਪੀ। 
ਖੇਲਿ ਦਿਖਾਵਤ ਹੈ ਜਗ ਕੌ ਅਰੁ ਕੋਊ ਨਹੀ ਹੁਇ ਆਪ ਹੀ ਆਪੀ। ੧੬੭। 


ਕੰਸ _ਠਾਲ _੭“ਰਅਨ ਮੱ 
ਦੰਹਰਾ 
ਜਬ ਬਕ ਲੈ ਹਰਿ ਜੀ ਹਨਿਓ ਕੰਸ ਸੁਨ੍ਯੋ ਤਬ ਸੁਉਨਿ। 
ਕਰਿ ਇਕਤੁ _ਮੰਤੁਹਿ _ਕਹਿਓ ਤਹਾ ਭੇਜੀਏ ਕਉਨ। _੧੬੮। 


ਕ੍ਰਿਸਨਾਵਤਾਰ ਪਪ 


ਸਾਰੇ _ਇਕੇਠੇ ਹੋ _ਜਾਈਏ। (ਕਿਸੇ ਨੇ _ਵੀ) ਆਪਣੇ _ਘਰ ਵਿਚ ਅੰਨ (ਭੋਜਨ) 
ਸੰਘਣੇ ਜੰਗਲ _ਵਿਚ _ਮਿਲ _ਕੇ ਖਾਵਾਂਗੇ। ਫਿਰ ਜਮਨਾ _ਵਿਚ _ਤਰਾਂਗੇ ਅਤੇ 
ਮਨ ਚਾਹੇ ਗੀਤ _ਗਾਵਾਂਗੇ। _(ਉਥੇ _ਖੂਬ) _ਨਚਾਂਗੇ, ਕੁੱਦਾਂਗੇ ਅਤੇ _ਹੱਥ _ਵਿਚ 
ਮੁਰਲੀ ਲੈ ਕੇ ਵਜਾਵਾਂਗੇ।੧੬੫। 

ਲਈ 


ਉਹ _(ਗੌਲ ਜੋ ਕ੍ਰਿਸ਼ਨ ਨੇ ਕਹੀ ਸੀ) ਮੰਨ | 
ਗਿਆ (ਤਦੋਂ) ਕਾਨ੍ਹ ਨੇ _ਮੁਰਲੀ _ਵਜਾ _ਦਿੱਤੀ। _ਤਦ 
ਛੇੜ _ਦਿੱਤਾ। ਕਈ ਇਕ _ਬ੍ਰਿਛ _ਦੇ ਪੱਤਰਾਂ ਦੀਆਂ 
ਟ ਨਹ ਦੀ ਉਪਮਾ ਕਵੀ ਨੂੰ ਇਸ ਤਰ੍ਹਾਂ ਜਚੀ ਹੈ ਕਿ ਇਨਾਂ 


(ਬਾਲਕਾਂ) _ਦੇ _ਮਹਾਨ ਕੌਤਕ ਵੇਖ ਕੇ ਇੰਦਰ ਦੀ ਪਤਨੀ _ਸੁਅਰਗ _ਲੋਕ _ਵਿਚ _ਲਜਿਤ 


ਨ 

ਕੁ 

ਹੀ 
ਕੈ ਕੇ 
ਰਤ 
(ਪ੍ਰ ੦੨ ੬੪ 2੨% 


ਰ੍ ਛਾਪੇ ਲਗਾਏ ਹੋਏ ਹਨ ਅਤੇ ਸਿਰ ਉਤੇ ਸ੍ਰੀ ਕ੍ਰਿਸ਼ਨ ਨੇ 
ਮੋਰ-ਖੰਭ _ਧਾਰਨ _ਕੀਤਾ ਹੋਇਆ ਹੈ। _ਉਸ (ਕ੍ਰਿਸ਼ਨ) ਨੇ ਮੁਰਲੀ ਨੂੰ ਮੁਖ _('ਤਨੈ”) ਨਾਲ 
ਲਗਾਇਆ ਹੋਇਆ ਹੈ ਜਿਸ ਨੂੰ ਸਾਰੇ ਲੋਕ _ਜਪਦੇ _ਹਨ। ਜਿਸ ਨੇ ਸਾਰੀ ਧਰਤੀ ਸਥਾਪਿਤ 
ਕੀਤੀ ਹੈ (ਉਸ ਨੇ) ਫੁਲਾਂ ਦੇ ਗੁੱਛੇ ਸਿਰ ਵਿਚ ਟੁੰਗੇ ਹੋਏ ਹਨ ਅਤੇ ਬ੍ਰਿਛ ਦੇ ਹੇਠਾਂ ਖੜੋਤਾ 
ਹੈ। (ਉਹ) ਜਗਤ ਨੂੰ ਆਪਣਾ ਖੇਲ ਵਿਖਾ ਰਿਹਾ ਹੈ, (ਉਸ ਦੇ ਸਮਾਨ) ਹੋਰ ਕੋਈ ਨਹੀਂ, 
ਉਹ _ ਆਪਣੇ _ਜਿਹਾ ਆਪ _ਹੀ ਹੈ।੧੬੭। 
ਕੱਸ ਨੇ ਆਪਣੇ ਅੱਤਰੀਆਂ ਨੂੰ /ਕੈਹਾ -- 
ਦੰਹਰਨਾ 

ਜਦੋਂ ਸ੍ਰੀ ਕ੍ਰਿਸ਼ਨ ਨੇ _ਬਕਾਸੁਰ ਨੂੰ ਮਾਰਿਆ ਤਾਂ ਕੰਸ ਨੇ (ਇਹ ਗੱਲ) ਕੰਨਾਂ ਨਾਲ 
ਸੁਣੀ। ਤਦੋਂ (ਉਸ ਨੇ) ਮੰਤਰੀਆਂ ਨੂੰ ਇਕੱਠਾ ਕਰ ਕੇ ਕਿਹਾ ਕਿ ਉਥੇ (ਹੁਣ) ਕਿਸ ਨੂੰ 
ਭੋਜੀਏ।੧੬੮। 


੫੬ 


ਸੀ _ਦਸਮ-ਗ੍ਰੰਥ ਸਾਹਿਬ 


ਨਹ ਭਾਲ ਕੱਸ ਪੁੱਤ 
ਹਵੀਯਾਂ 
ਬੈਠਿ ਬਿਚਾਰ ਕਰਿਯੋ ਨ੍ਰਿਪ ਮੌਤ੍ਰਿਨਿ ਦੈਤ ਅਘਾਸੁਰ ਕੋ ਕਹੁ ਜਾਵੈ 
ਮਾਰਗੁ ਰੋਕ ਰਹੈ ਤਿਨ ਕੋ ਧਰਿ ਪੰਨਗ ਰੂਪ ਮਹਾ ਮੁਖ ਬਾਵੈ 
ਆਇ ਪਰੈ ਹਰਿ ਜੀ ਜਬ ਹੀ ਤਬ ਹੀ ਸਭ ਗ੍ਹਾਰ ਸਨੈ ਚਸਿ ਜਾਵੈ 
ਆਇ ਹੈ ਖਾਇ ਤਿਨੈ ਸੁਨਿ ਕੰਸ ਕਿ ਨਾਤੁਰ ਆਪਨੋ ਜੀਉ _ਗਵਾਵੈ। ੧੬੯। 


ਅਥ _ਅਘਾਸੁਰ ਦੈਤ ਆਗਮਨ 
ਹਾਵੀਯਾਂ 
ਜਾਹਿ ਕਹਿਯੋ ਅਘ ਕੈਸਿ ਗਯੋ _ਤਹੈ ਪੰਨਗ ਰੂਪ ਮਹਾ ਧਰਿ ਆਯੋ। 
ਭੂਤ ਹਨ੍ਯੋ _ਭਗਨੀ ਸੁਨਿ ਕੈ ਬਧ ਕੇ ਮਨਿ ਕੂਧ ਤਹਾ ਕਹੁ ਧਾਯੋ। 
ਬੈਠਿ ਰਹਿਓ ਤਿਨ ਕੈ ਮਗ ਮੈ ਹਰਿ ਕੇ ਬਧ ਕਾਜ ਮਹਾ ਮੁਖ ਬਾਯੋ। 
ਦੇਖਤ ਤਾਹਿੰ ਸਭੈ ਬ੍ਰਿਜ ਬਾਲਕ ਖੇਲ ਕਹਾ ਮਨ ਮੈ ਲਖਿ ਪਾਯੋ। ੧੭0। 


ਨ _ਗੰਪਨ ਭਾਲ ਆਪਸ ਨੰ 
੭ਵੀਲਾ 
ਕੋਊ ਕਹੈ ਗਿਰਿ ਮਧਿ ਗੁਫਾ ਇਹ ਕੋਊ ਇਕਤ੍ਰ ਕਹੈ ਅੰਧਿਆਰੋ। 
ਬਾਲਕ ਕੋਊ ਕਹੈ ਇਹ ਰਾਛਸ ਕੋਊ ਕਹੈ ਇਹ ਪੰਨਗ ਭਾਰੋ। 
ਜਾਇ ਕਹੈ ਇਕ ਨਾਹਿ ਕਹੈ ਇਕ ਬਿਓਤ ਇਹੀ ਮਨ ਮੈ ਤਿਨ ਧਾਰੋ। 
ਏਕ ਕਹੈ ਚਲੋ ਭਉ ਨ ਕਛੂ ਸੁ ਬਚਾਵ ਕਰੇ ਘਨਸ੍ਯਾਮ _ਹਮਾਰੋ। _੧੭੧। 


ਹੇਰਿ ਹਰੈ ਤਿਹ ਮਧਿ ਧਸੇ ਮੁਖ ਨ ਉਨਿ ਰਾਛਸ ਮੀਚ ਲਯੋ_ਹੈ 
ਸ੍ਯਾਮ ਜੂ ਆਵੈ ਜਬੈ ਮਮ ਮੀਟ ਹੋ ਬਿਓਤ ਇਹੀ ਮਨ ਮਧਿ ਕਯੋ_ ਹੈ 
ਕਾਨ੍ਹ ਗਏ ਤਬ ਮੀਟ ਲਯੋ _ਮੁਖ ਦੇਵਨ ਤੋ ਹਹਕਾਰੁ ਭਯੋ _ਹੈ 
ਜੀਵਨ ਮੂਰਿ ਹੁਤੀ ਹਮਰੀ ਅਬ ਸੋਊ ਅਘਾਸੁਰ ਚਾਬਿ ਗਯੋ _ਹੈ। ੧੭੨। 


ਦੇਹਿ ਬਢਾਇ ਬਡੋ ਹਰਿ ਜੀ ਮੁਖ ਰੋਕ ਲਯੋ ਉਹ ਰਾਛਸ ਹੀ_ਕੋ। 

ਰੋਕ ਲਏ ਸਭ ਹੀ ਕਰਿ ਹੀ ਬਲੂ ਸਾਸ ਬਢਿਯੋ ਤਬ ਹੀ ਉਹ ਜੀ ਕੋ। 

ਕਾਨ੍ਹ ਬਿਦਾਰ ਦਯੋ ਤਿਹ ਕੋ ਸਿਰ ਪ੍ਰਾਨ ਭਯੋ ਬਿਨੁ ਭ੍ਰਾਤ ਬਕੀ ਕੋ 

ਗੂਦ ਪਰਿਓ ਤਿਹ ਕੋ ਇਮ ਜਿਉਂ ਸਵਦਾਗਰ ਕੋ_ਟੂਟਿ" ਗਯੋ _ਮਟੁ ਘੀ ਕੋ। ੧੭੩। 


ਜੇ 


ਕ੍ਰਿਸਨਾਵਤਾਰ ੫੭ 


ਰਾਜ ਦੇ ਮੰਤਰੀਆਂ ਨੇ ਬੈਠ ਕੇ ਵਿਚਾਰ ਕੀਤਾ ਕਿ _ਅਘਾਸੁਰ ਨੂੰ ਜਾਣ ਲਈ ਕਿਹਾ 
ਜਾਵੇ। _(ਉਹ) ਵੱਡੇ ਸੱਪ ਦਾ ਰੂਪ ਧਾਰ ਕੇ ਅਤੇ ਮੂੰਹ ਨੂੰ ਬਹੁਤ ਚੌੜਾ _ਕਰ ਕੇ ਉਨ੍ਹਾਂ 
ਦਾ ਮਾਰਗ ਰੋਕ ਲਏ। (ਉਸ ਦੇ ਮੂੰਹ ਵਿਚ) ਜਦੋਂ ਸ੍ਰੀ ਕ੍ਰਿਸ਼ਨ ਆ ਪਵੇ, ਤਦੋਂ ਹੀ ਸਾਰਿਆਂ 
ਗਵਾਲ _ਬਾਲਕਾਂ ਸਮੇਤ _ਚਬ _ਜਾਵੇ। ਹੇ ਕੰਸ! ਸੁਣੋ, (ਉਹ) ਉਨ੍ਹਾਂ ਨੂੰ ਖਾ ਕੇ ਰੱ 
ਤਾਂ ਆਪਣਾ ਆਪ _ਨਾਸ _ਕਰਾ _ਲਵੇ। _੧੬੯। 


ਹੁਣ ਅਘਾਸੁਰ ਦੈਂਤ ਦੇ ਆਗਮਨ ਦਾ ਕਥਨ 


ਨਾਵੰਯਾ 


ਕਿਹਾ _ ਅਤੇ ਮਨ ਵਿਚ _(ਇਹੀ) ਸਮਝ _ਲਿਆ। _੧੭॥। 

ਗਾਠੇ _ਨਵਾਲ ਠਾਲਕਾਂ ਨੇ ਆ੫ਸ /ਵੋਲ_/ਨੈਹਾ -- 

੭ਾਵੰਯ੍ਾ 

ਕੋਈ ਕਹਿੰਦਾ ਕਿ ਇਹ ਪਹਾੜ _ਵਿਚ _ਕੋਈ ਗੁਫਾ (ਬਣੀ ਹੋਈ 

(ਇਸ ਨੂੰ) ਹਨੇਰੇ ਦਾ _ਸਮੁੱਚ ਕਹਿੰਦਾ ਹੈ। _ਕੋਈ ਬਾਲਕ ਕਹਿੰਦਾ ਹੈ 
ਹੈ ਅਤੇ ਕੋਈ ਕਹਿੰਦਾ ਕਿ ਵੱਡਾ ਸੌਂਪ ਹੈ। (ਕੋਈ) ਕਹਿੰਦਾ ਇਸ ਦੇ 
ਕੋਈ ਕਹਿੰਦਾ ਨ _ਜਾਉ। ਇਹੀ ਵਿਉਂਤ ਉਨ੍ਹਾਂ ਨੇ _ਮਨ ਵਿਚ _ਧਾਰੀ 
ਕਹਿੰਦਾ--ਚਲੋ, ਕਿਸੇ _ਦਾ ਡਰ ਨਹੀਂ ਹੈ (ਕਿਉਂਕਿ) ਸੀ ਕ੍ਰਿਸ਼ਨ ਹੀ ਸਾਡਾ _ਬਚਾਓ 
ਕਰਨਗੇ।੧੭੧। 

ਸਰੀ ਕ੍ਰਿਸ਼ਨ ਦੇ ਵੇਖਦਿਆਂ ਹੀ (ਸਾਰੇ ਬਾਲਕ) ਉਸ ਦੇ ਮੂੰਹ ਵਿਚ ਵੜ ਗਏ, ਪਰ 
ਰਾਖਸ਼) ਨੇ ਮੂੰਹ ਨ _ਮੀਟਿਆ। ਜਦੋਂ ਸ੍ਰੀ ਕ੍ਰਿਸ਼ਨ ਆਵੇਗਾ, ਉਦੋਂ ਹੀ ਮੈਂ _ਮੀਟ ਲਵਾਂਗਾ, 
ਵਿਚ ਇਹੀ ਵਿਉਂਤ _ਬਣਾਈ। (ਜਦੋਂ) ਕਾਨ੍ਹ _(ਉਸ ਦੇ ਮੂੰਹ ਵਿਚ) _ਗਏ 
ਮੁਖ ਨੂੰ ਮੀਟ _ਲਿਆ। (ਇਹ _ਵੇਖ ਕੇ) ਦੇਵਤਿਆਂ ਵਿਚ ਹਾਹਾਕਾਰ ਮਚ 
ਜੀਵਨ ਦੀ ਜੋ ਮੂਲ ਜੜ੍ਹ _ਸੀ, ਉਸ ਨੂੰ ਅਘਾਸੁਰ ਨੇ ਚਬ _ਲਿਆ ਹੈ। ੧੭੨ 


ਕਾ 


ਕ੍ਰਿਸ਼ਨ ਨੇ (ਆਪਣੇ) ਸ਼ਰੀਰ ਨੂੰ ਬਹੁਤ ਵਧਾ ਕੇ ਉਸ ਰਾਖਸ਼ ਦਾ ਮੂੰਹ 
ਰੋਕ _ਲਿਆ। (ਜਦੋਂ ਕ੍ਰਿਸ਼ਨ ਨੇ) ਬਲ ਪੂਰਵਕ ਉਸ ਦੇ ਸੁਆਸ ਰੋਕ ਲਏ ਤਦੋਂ ਉਸ 
ਸਾਹ ਫੁਲ _ਗਿਆ। ਸ੍ਰੀ ਕ੍ਰਿਸ਼ਨ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਬਕੀ ਦਾ ਭਰਾ 
(ਅਘਾਸੁਰ) ਪ੍ਰਾਣਾਂ ਤੋਂ _ਹੀਣਾ ਹੋ__ਗਿਆ। ਉਸ ਦੀ ਮਿਝ (ਧਰਤੀ ਉਤੇ) ਇਸ ਤਰ੍ਹਾਂ ਡਿਗ 
ਪਈ ਜਿਵੇਂ ਸੌਦਾਗਰ ਦੇ ਘਿਓ ਦਾ ਮਟਕਾ ਟੁਟ ਗਿਆ ਹੁੰਦਾ ਹੈ। _(ਅਤੇ ਘਿਓ ਧਰਤੀ 
ਉਤੇ _ਡੁਲ੍ਹ _ਗਿਆ ਹੁੰਦਾ ਹੈ)। _੧੭੩। 


੫੮ 


ਸੀ _ਦਸਮ-ਗੁੰਥ _ਸਾਹਿਬ 


ਰਾਹ ਭਯੋ ਤਬ ਹੀ ਨਿਕਸੇ ਹਰਿ ਗਵਾਰ ਸਭੈ ਨਿਕਸੇ ਤਿਹ ਨਾਰੇ। 
ਦੇਵ ਤਬੈ ਹਰਖੇ ਮਨ ਮੈ ਪਿਖਿ ਕਾਨ੍ਹ ਬਚਿਓ ਹਰਿ ਪੰਨਗ ਭਾਰੇ। 
ਗਾਵਤ ਗੀਤ ਸਬੈ ਗਣ ਗੰਧ੍ਬ ਬੂਹਮ ਸਭੋ ਮੁਖ ਬੇਦ ਉਚਾਰੇ। 
ਆਨੰਦ ਸਯਾਮ ਭਯੋ ਮਨ ਮੈ ਨਗ _ਰਛਕ _ਜੀਤਿ ਚਲੇ ਘਰਿ ਭਾਰੇ। ੧੭੪। 


ਕਾਨ੍ਹ ਕਢਿਯੋ ਸਿਰਿ ਕੇ ਮਗਿ ਹ੍ਹੈ ਨ ਕਢਿਯੋ ਮੁਖ ਕੇ ਮਗੁ ਜੋਰ ਅੜੀਕੇ। 
ਸੁਉਨ ਭਰਿਯੋ ਇਮ ਠਾਢਿ ਭਯੋ ਪਹਰੇ ਪਟ ਜਿਉ ਮੁਨਿ ਸਿੰਗ ਮੜੀਕੇ। 
ਏਕ ਕਹੀ ਇਹ ਕੀ ਉਪਮਾ ਫੁਨਿ ਅਉ ਕਬਿ ਕੇ ਮਨ ਮਧਿ ਬੜੀਕੇ। 

ਢੋਵਤ ਈਟ ਗੁਆਰ _ਸਨੈ ਹਰਿ ਦਉਰਿ ਚੜੇ ਜਨੁ _ਸੀਸ ਗੜੀਕੇ। ੧੭੫। 


/ਏ/ਤ %ਘਲ਼ਰ _ਦੰਤ _ਲਗਾ/ਹ/ 


ਅਥ _ਬਛਰੇ ਗਵਾਰ ਬੂਹਮਾ ਚੁਰੈਥੋ ਕਥਨੰ 


ਹਾਵੀਯਾਂ 
ਰਾਛਸ ਮਾਰਿ ਗਏ ਜਮੁਨਾ ਤਟਿ ਜਾਇ ਸਭੋ ਮਿਲਿ ਅੰਨ ਮੰਗਾਯੋ। 
ਕਾਨ੍ਹ ਪ੍ਰਵਾਰ ਪਰਿਓ ਮੁਰਲੀ ਕਟਿ ਖੋਸ ਲਈ ਮਨ ਮੈ ਸੁਖ ਪਾਯੋ। 
ਕੈ ਛਮਕਾ ਬਰਥੈ ਛਟਕਾ ਕਰ ਬਾਮ ਹੂੰ ਸੋ ਸਭ ਹੂੰ ਵਹ ਖਾਯੋ। 
ਮੀਠ ਲਗੇ ਤਿਹ ਕੀ ਉਪਮਾ ਕਰ ਕੈ ਗਤਿ ਕੈ ਹਰਿ ਕੇ ਮੁਖ ਪਾਯੋ। ੧੭੬। 


ਕੋਊ ਡਰੈ ਹਰਿ ਕੇ ਮੁਖਿ ਗ੍ਰਾਸ ਠਗਾਇ ਕੋਊ ਅਪਣੇ ਮੁਖਿ ਡਾਰੇ। 
ਹੋਇ ਗਏ ਤਨਮੈ ਕਛੁ ਨਾਮਕ ਖੇਲ ਕਰੋ ਸੰਗਿ ਕਾਨ੍ਹਰ ਕਾਰੇ। 
ਤਾ ਛਿਨ ਲੈ ਬਛਰੇ ਬੁਹਮਾ ਇਕਠੇ ਕਰਿ ਕੈ ਸੁ ਕੁਟੀ ਮਧਿ ਡਾਰੇ। 
ਢੂਢਿ ਫਿਰੇ ਨ ਲਹੇ ਸੁ ਕਰੈ ਬਛਰੇ ਅਰੁ ਗ੍ਰਾਰ ਨਏ ਕਰਤਾਰੇ। ੧੭੭। 


ਦੰਹਰ” 
ਜਬੈ ਹਰੇ ਬ੍ੁਹਮਾ ਇਹੈ ਤਬ ਹਰਿ ਜੀ ਤਤਕਾਲੁ। 
ਕਿਧੋ ਬਨਾਏ ਛਿਨਕੁ ਮੈ _ਬਛਰੇ ਸੈਗਿ ਗਵਾਲ। ੧੭੮। 


ਕ੍ਰਿਸਨਾਵਤਾਰ ੫੯ 


ਗਣ ਅਤੇ _ਗੰਧਰਬ _ਗੀਤ _ਗਾਣ ਬੁ 

ਮੂੰਹ ਵੇਦ _ਪੜ੍ਹਨ _ਲਗੇ। _ ਸ੍ਰੀ ਕ੍ਰਿਸ਼ਨ ਮਨ _ਵਿਚ _ਆਨੰਦਿਤ ਹੋਏ (ਕਿਉਂਕਿ) ਉਹ ਵੱਡੇ 
ਸੱਪ ਰੂਪੀ ਦੈੱਤ ਨੂੰ ਜਿਤ ਕੇ ਘਰ ਨੂੰ ਚਲੇ _ਹਨ।੧੭੪। 

ਸ੍ਰੀ ਕ੍ਰਿਸ਼ਨ ਨੇ (ਸੌਂਪ ਦੇ) ਸਿਰ ਰਾਹੀਂ (ਆਪਣੇ ਆਪ ਨੂੰ) ਕਢਿਆ, _ਹਠ _ਧਾਰਨ 
ਕਰਨ _ਵਾਲੇ ਮੂੰਹ ਦੇ _ਮਾਰਗ _ਤੋਂ' ਨਹੀਂ _ਕਢਿਆ। _ਲਹੂ _ਨਾਲ _ਲਿਬੜਿਆ ਹੋਇਆ ਕਾਨ੍ਹ 
ਇਸ ਤਰ੍ਹਾਂ _ਖੜੋਤਾ ਹੈ ਜਿਵੇਂ ਕੋਈ ਮੁਨੀ (ਭਗਵੇ) ਬਸਤੁ ਪਾ ਕੇ _'ਸ੍ਰੰਗਮੜੀ” (ਉਤੇ _ਖੜੋਤਾ 
ਹੈ)। ਇਸ ਦੀ ਇਕ ਉਪਮਾ ਤਾਂ ਇਹ ਕਹੀ ਹੈ ਅਤੇ ਕਵੀ ਦੇ ਮਨ ਵਿਚ ਇਕ (ਹੋਰ 
ਉਪਮਾ _ਵੀ) ਧੈਦਾ ਹੋ ਗਈ ਹੈ ਕਿ ਇਟਾਂ ਢੋਂਹਦੇ (ਲਾਲੋ _ਲਾਲ) ਹੋਏ _ਗਵਾਲ _ਬਾਲਕ 
ਪਸੀਨੇ _ਨਾਲ _ਗੜੁੂਚ ਹੋ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਦੌੜ ਕੇ ਗੜ੍ਹੀ ਦੇ ਸਿਖਰ _ਉਪਰ 


(ਗਵਾਲ _ਬਾਲਕ) _ਰਾਖਸ਼ ਨੂੰ ਮਾਰ _ਕੇ ਜਮਨਾ _ਨਦੀ _ਦੇ ਕੰਢੇ _ਉਤੇ ਚਲੇ _ਗਏ 
ਅਤੇ ਸਭ ਨੇ ਮਿਲ ਕੇ (ਘਰਾਂ ਤੋਂ) ਅੰਨ (ਭੋਜਨ) ਮੰਗਵਾਇਆ। (ਸਭ ਨੇ) ਕਾਨ੍ਹ ਦੇ ਦੁਆਲੇ 
ਘੇਰਾ ਪਾ ਲਿਆ ਅਤੇ (ਕਾਨ੍ਹ ਨੇ _ਵੀ) ਮੁਰਲੀ ਨੂੰ _ਕਮਰਕਸੇ ਵਿਚ _ਅੜੁੰਗ _ਲਿਆ ਅਤੇ 
ਮਨ ਵਿਚ _ਸੁਖ ਪ੍ਰਾਪਤ _ਕੀਤਾ। _(ਉਹ _ਸਜੇ _ਹੱਥ _ਨਾਲ) _ਛਮਕਾਂ _ਅਤੇ _ਛੂਛਕਾਂ _(ਧਰਤੀ 
ਉਤੇ) ਮਾਰਦੇ ਹਨ ਅਤੇ _ਖਬੇ ਹੱਥ _ਨਾਲ _ਸਾਰੇ ਉਸ _(ਅੰਨ) ਨੂੰ ਖਾਂਦੇ ਹਨ। ਜਿਸ _ਢੰਗ 


ਨਾਲ (ਬਾਲਕ) ਸ੍ਰੀ ਕ੍ਰਿਸ਼ਨ ਦੇ ਮੂੰਹ ਵਿਚ _(ਅੰਨ) ਪਾਂਦੇ ਹਨ, _ਉਸ _ਦੀ _ਉਪਮਾ _ਕਰਨੀ 
ਬਹੁਤ ਚੰਗੀ _ਲਗਦੀ _ਹੈ। _ ੧੭੬। 


ਕੋਈ (ਬਾਲਕ) ਸ੍ਰੀ ਕ੍ਰਿਸ਼ਨ ਦੇ ਮੂੰਹ ਵਿਚ ਗ੍ਰਾਹੀ ਪਾਂਦਾ ਹੈ ਅਤੇ ਕੋਈ (ਉਸ ਨੂੰ) 
ਚਕਮਾ _ਦੇ ਕੇ ਆਪਣੇ ਮੂੰਹ _ਵਿਚ _ਪਾ ਲੈਂਦਾ ਹੈ। _ਕਾਲੇ ਕਾਨ੍ਹ _ਨਾਲ ਖੇਡਦਿਆਂ _ਬਾਲਕ 
ਤਨ ਦੀ ਸੁਧ ਬੁਧ ਖੋਹ ਬੈਠੇ (ਅਤੇ ਵੱਛਿਆਂ ਦਾ ਧਿਆਨ ਵੀ ਨ ਰਖ ਸਕੇ)। ਉਸ ਵੇਲੇ 
ਬ੍ਰਹਮਾ ਨੇ _ਸਾਰਿਆਂ ਵੌਛਿਆਂ ਨੂੰ ਇਕੱਠਾ ਕਰ ਕੇ (ਪਰਬਤ ਦੀ) ਇਕ ਗੁਫਾ ਵਿਚ ਬੰਦ 
ਕਰ _ਦਿੱਤਾ। (ਬਾਲਕ) _ਵੱਛਿਆਂ ਨੂੰ _ਲਭਦੇ ਫਿਰੇ, ਪਰ ਪ੍ਰਾਪਤ ਨ ਹੋਏ (ਅਤੇ ਆਪ ਵੀ 
ਗਵਾਚ _ਗਏ) _ਤਾਂ ਕਰਤਾਰ _ਨੇ _ ਬਾਲਕ _ ਅਤੇ _ਵੱਛੇ ਨਵੇਂ ਬਣਾ _ਦਿੱਤੇ। _੧੭੭। 
ਦੰਹਰਾ 

ਜਦੋਂ ਬੂਹਮਾ ਨੇ ਇਨ੍ਹਾਂ ਨੂੰ ਚੁਰਾ ਲਿਆ ਤਦੋਂ ਸ੍ਰੀ ਕ੍ਰਿਸ਼ਨ ਨੇ ਛਿਣ ਭਰ ਵਿਚ ਵੱਛੇ 
ਅਤੇ _ਗਵਾਲ ਬਾਲਕ _ ਬਣਾ _ਲਏ। _ ੧੭੮। 


ਸੀ _ਦਸਮ-ਗ੍ੰਥ _ਸਾਹਿਬ 


ਹਾਵੀੰਯ” 
ਰੂਪ ਉਹੀ ਪਟ ਕੇ ਰੰਗ ਹੈ ਵਹ ਰੰਗ ਵਹੈ ਸਬ ਹੀ ਬਛਰਾ ਕੋ। 
ਸਾਝਿ ਪਰੀ ਸੋ ਗਏ ਹਰਿ ਜੀ ਗੁਹਿ ਕੋਈ ਲਖੈ ਇਤਨੋ ਬਲ ਕਾ ਕੋ। 
ਮਾਤ ਪਿਤਾ ਸੁ ਲਖੇ ਨ ਲਖੇ ਇਕ ਆਦਿ ਕੋ ਨਾਮੁ ਮਨੀ ਮਨ ਜਾ ਕੋ। 
ਬਾਤ ਇਹੀ ਸਮਝੀ ਮਨ ਮੈ ਇਹ ਹੈ ਅਬ ਖੇਲ ਸਮਾਪਤਿ ਵਾ ਕੋ। ੧੭੯। 


ਚੂਮ ਲਯੋ ਜਸੁਦਾ ਸੁਤ ਕੋ ਸਿਰ ਕਾਨ੍ਹ ਬਜਾਇ ਉਠੇ ਮੁਰਲੀ ਤੋ। 
ਬਾਲ ਲਖੇ _ਅਪੁਨੋ ਨ _ਕਿਨੀ ਜਨ ਗੋ ਦਵਰੀ ਤਿਹ ਸੋ ਹਿਤ ਕੀਤੋ। 
ਹੋਤ ਕੁਲਾਹਲ ਪੈ ਬ੍ਰਿਜ ਮੈ ਨਹਿ ਹੋਤ ਇਤੇ ਸੁ ਕਹੁੰ ਕਿਮ ਬੀਤੋਂ। 
ਗਾਵਤ _ਗੀਤ _ਸਨੇ ਹਰਿ ਗ੍ਰਾਰਨ ਲੇਹ _ਬਲਾਇ ਬਧੁ ਬ੍ਰਿਜ ਕੀਤੋ। ੧੮0। 


ਪ੍ਰਾਤ ਭਏ ਹਰਿ ਜੀ ਉਠ ਕੈ ਬਨ ਬੀਚ ਗਏ ਸੰਗ ਲੈ ਕਰ ਬਛੇ। 
ਗਾਵਤ ਗੀਤ ਫਿਰਾਵਤ ਹੈ ਛਟਕਾ ਗਹਿ ਗਵਾਰ ਸਭੈ ਕਰਿ _ਹਛੇ। 
ਖੇਲਤ ਖੇਲਤ ਨੰਦ ਕੋ ਨੰਦ ਸੁ ਆਪ ਹੀ ਤੇ ਗਿਰਿ ਕੋ ਉਠਿ ਗਛੇ। 
ਕੋਊ ਕਹੈ ਇਹ ਖੇਦ ਗਹੈ ਹਮ ਕੋਊ ਕਹੈ ਇਹ ਨਾਹਨਿ ਨਛੇ। ੧੮੧। 


ਹੋਇ ਇਕਤ੍ਰ ਸਨੈ ਹਰਿ ਗ੍ਰਾਰਨ ਲੈ ਅਪੁਨੇ ਸੈਗਿ ਪੈ ਸਭ ਗਾਈ। 

ਦੇਖਿ ਤਿਨੈ ਗਿਰਿ ਕੇ ਸਿਰ ਤੇ ਮਨ ਮੋਹਿ ਬਢਾਇ ਸਭੈ ਉਠਿ ਧਾਈ। 
ਗੋਪ ਗਏ ਤਿਨ ਧੈ ਚਲ ਕੈ ਜਬ ਜਾਤ ਪਿਖੀ ਤਿਨ ਨੈਨਨ ਮਾਈ। 
ਰੋਹ ਭਰੇ ਸੁ ਖਰੇ ਨ ਟਰੇ ਸੁਤ ਨੰਦਹਿ ਕੇ ਕਹੁ ਬਾਤ ਸੁਨਾਈ। ੧੮੨। 


ਨੰਦ ਕਾਲਾ ਕਾਨੂ ਪਤਾ 
੭ਵੀਯ” 
ਕਿਉ ਸੁਤ ਗਊਅਨ ਲਿਆਇ ਇਹਾ ਇਹ ਤੈ ਹਮਰੋਂ ਸਭ ਹੀ _ਦਧਿ ਖੋਯੋ। 
ਚੂੰਘ ਗਏ ਬਛਰਾ ਇਨ ਕੇ ਇਹ ਤੇ ਹਮਰੇ ਮਨ ਮੈ ਭੂਮ ਹੋਯੋ। 
ਕਾਨ੍ਹ ਫਰੇਬ ਕਰਿਯੋ ਤਿਨ ਸੋ ਮਨ ਮੋਹ ਮਹਾ ਤਿਨ ਕੇ ਜੁ ਕਰੋਯੋ। 
ਬਾਰਿ ਭਯੋ ਤਤ ਕ੍ਰੋਧ ਮਨੋ ਤਿਹ ਮੈ ਜਲ ਸੀਤਲ ਮੋਹ ਸਮੋਯੋ। ੧੮੩। 


ਮੋਹਿ ਬਢਿਯੋ ਤਿਨ ਕੇ ਮਨ ਮੈ ਨਹਿ ਛੋਡਿ ਸਕੈ ਅਪਨੇ ਸੁਤ ਕੋਊ। 
ਗਊਅਨ ਛੋਡਿ ਸਕੈ ਬਛਰੇ ਇਤਨੋ ਮਨ ਮੋਹ ਕਰੈ ਤਬ ਸੋਊ। 


ਕ੍ਰਿਸਨਾਵਤਾਰ ੬੧ 


ਮਾਵੀਲ” 

(ਗਵਾਲ _ਬਾਲਕਾਂ ਦਾ) _ਉਹੀ ਰੂਪ ਹੈ _ਅਤੇ _ਉਹੀ 
ਉਹੀ _ਸਾਰਿਆਂ ਵੌਛਿਆਂ ਦਾ ਰੰਗ ਹੈ। ਸੋਧਿਆ ਪੈਣ ਤੇ ਸ੍ਰੀ 
ਵੱਛਿਆਂ ਨੂੰ ਲੈ ਕੇ) ਘਰ ਪਰਤੇ। (ਪਰ) ਕਿਸ ਵਿਚ 
ਵਾਸਤਵਿਕ ਭੇਦ) _ਸਮਝ _ਸਕੇ। _ਮਾਤਾ _ਪਿਤਾ ਨੇ ਵੀ ਉਨ੍ਹਾਂ `ਨੂੰ 
ਕੇਵਲ ਇਕ ਨੇ ਪਛਾਣਿਆ ਹੈ ਜਿਸ ਦਾ ਨਾਮ ਮੁੱਢ ਤੋਂ ਨੂੰ (ਪ੍ਰਕਾਸ਼ਿਤ ਕਰਨ ਵਾਲੀ) 
ਮਣੀ _ਹੈ। _(ਸਾਰਿਆਂ ਨੇ) ਇਹੀ ਗੱਲ ਮਨ ਵਿਚ ਸਮਝੀ (ਕਿ ਇਹੀ ਸਾਡੇ ਬਾਲਕ _ਅਤੇ 
ਵੱਛੇ _ਹਨ) ਹੁਣ ਉਨ੍ਹਾਂ _ਦੀ ਖੇਡ _ਸਮਾਪਤ _ਹੋਈ _ਹੈ।੧੭੯। 

ਜਸੋਧਾ ਨੇ ਪੁੱਤਰ _(ਕ੍ਰਿਸ਼ਨ) _ਦਾ _ਸਿਰ ਚੁੰਮ _ਲਿਆ ਅਤੇ _ਉਹ _ ਮੁਰਲੀ 
ਲਗ _ਪਏ। _ਕਿਸੇ ਨੇ ਵੀ ਆਪਣੇ ਬਾਲਕ ਨ ਪਛਾਣੇ ਅਤੇ ਗਊਆਂ ਨੇ ਵੀ ਦੌੜ ਕੇ 
ਨਾਲ _ਪੂਰਾ _ਹਿਤ _ਕੀਤਾ। _ਸਾਰੀ _ਬੂਜ-ਭੂਮੀ _ਵਿਚ ਆਨੰਦ _ਮੰਗਲ _ਹੋ__ਰਿਹਾ _ਹੈ। 
(ਗੁਫਾ ਵਾਲਿਆਂ) ਨਾਲ _ਕੀ ਬੀਤਿਆ, _ਕੋਈ _ ਨਹੀਂ __ ਜਾਣਦਾ। _ਗਵਾਲ _ ਬਾਲਕਾਂ _ਸਮੇਤ 
ਜਾਂਦੀਆਂ _ਹਨ।੧੮0। 


ਹੈ ਅਤੇ ਕੋਈ ਕਹਿੰਦਾ ਇਹ ਸੁਅਸਥ ਨਹੀਂ _ਹੈ। ੧੮੧ 
ਕ੍ਰਿਸ਼ਨ _ਗਵਾਲ _ਬਾਲਕਾਂ _ਸਹਿਤ ਇਕੱਠੇ _ਹੋਏ ਅਤੇ _ ਆਪਣੇ 
ਗਊਆਂ ਲੈ _ਲਈਆਂ। ਉਨ੍ਹਾਂ ਨੂੰ ਪਹਾੜ ਦੀ ਚੋਟੀ ਉਤੇ ਵੇਖ ਕੇ ਅਤੇ ਵਿਚ 
ਵਧਾ ਕੇ ਸਾਰੇ ਉਠ ਕੇ ਭਜ ਪਏ। ਗੋਪ ਵੀ ਉਨ੍ਹਾਂ ਕੋਲ ਚਲ ਕੇ ਗਏ, 
ਆਪਣੀਆਂ _ ਅੱਖਾਂ _ਨਾਲ _ਗਊ-ਮਾਤਾਵਾਂ ਨੂੰ ਜਾਂਦਿਆਂ _ਵੇਖਿਆ। _ਉਹ ਗੁੱਸੇ 
ਕਹਿ 


ਗੱਲ ਸੁਣਾਈ। _੧੮੨। 


(ਹੇ ਪੁੱਤਰ!) ਤੁਸੀਂ ਗਊਆਂ ਦੇ ਵੱਛੇ ਇਥੇ _ਕਿਉ ਲਿਆਉਂਦੇ _ਹਨ। _ਇਸ ਤਰ੍ਹਾਂ 
ਨਾਲ ਸਾਡਾ ਸਾਰਾ ਦੁੱਧ ਜ਼ਾਇਆ _ਕਰ ਦਿੱਤਾ ਹੈ। ਇਨ੍ਹਾਂ (ਗਊਆਂ) ਨੂੰ ਵੱਛਿਆਂ ਨੇ ਚੁੰਘ 
ਲਿਆ ਹੈ, ਇਸ ਤਰ੍ਹਾਂ ਸਾਡੇ ਮਨ ਵਿਚ ਭਰਮ ਹੋ ਗਿਆ ਹੈ। ਉਨ੍ਹਾਂ ਦੇ ਮਨ ਵਿਚ ਜੋ 
ਮਹਾ ਮੋਹ ਪਸਾਰ ਦਿੱਤਾ ਹੈ, (ਉਹ ਅਸਲੋਂ) ਕ੍ਰਿਸ਼ਨ ਨੇ ਉਨ੍ਹਾਂ ਨਾਲ ਫ਼ਰੇਬ ਕੀਤਾ ਹੈ। ਉਨ੍ਹਾਂ 
ਦੇ ਮਨ ਦਾ ਕ੍ਰੋਧ ਮਾਨੋ _ਔਗ _ਦਾ ਭਾਂਬੜ ਹੋਵੇ ਅਤੇ ਮੋਹ ਠੰਡੇ ਜਲ ਵਾਂਗ _ਹੋਵੇ। ੧੮੩। 

ਉਨ੍ਹਾਂ ਦੇ ਮਨ ਵਿਚ ਮੋਹ ਵਧਿਆ ਹੋਇਆ ਸੀ (ਫਲਸਰੂਪ ਕੋਈ ਵੀ ਗਊ) ਆਪਣੇ 
ਵੱਛੇ ਨੂੰ ਨਹੀਂ ਛਡ ਸਕਦੀ ਸੀ ਅਤੇ ਚੂੰਕਿ ਗਊਆਂ ਵੱਛੇ ਛਡ ਨਹੀਂ ਸਕਦੀਆਂ ਸਨ, ਇਸ 


ਲਈ _ਉਹ _ ਆਪਣੇ _ਮਨ _ਵਿਚ _ਇਤਨਾ ਮੋਹ ਕਰਦੀਆਂ _ਸਨ। (ਸ੍ਰੀ ਕ੍ਰਿਸ਼ਨ ਜਿਤ _ਕਰ 


ਸੀ _ਦਸਮ-ਗ੍ਰੰਥ _ਸਾਹਿਬ 


ਪੈ ਗਰੂਏ ਗ੍ਰਿਹਿ ਗੇ ਸੈਗਿ ਲੈ ਤਿਨ ਚਉਕਿ ਹਲੀ ਇਹਿ ਬਾਤ ਲਖੋਊ। 
ਦੇਵ ਡਰੀ ਮਮਤਾ ਇਨ ਪੈ ਕਿ ਚਰਿਤ੍ਰ ਕਿਧੋ ਹਰਿ ਕੋ ਇਹ ਹੋਊ। ੧੮੪। 


ਸਾਲ ਬਿਤੀਤ ਭਇਓ ਜਬ ਹੀ ਹਰਿ ਜੀ ਬਨ ਬੀਚ ਗਏ ਦਿਨ ਕਉਨੈ। 
ਦੇਖਨ ਕਉਤਕ ਕੌ _ਚਤੁਰਾਨਨ ਸੀਘੁ ਭਯੋ ਤਿਹ ਕੋ ਉਠਿ ਗਉਨੈ। 

ਗ੍ਰਾਰ ਵਹੈ ਬਛੁਰੇ ਸੈਗਿ ਹੈ ਵਹ ਚਕ੍ਰਿਤ ਜਾਇ ਗਇਓ ਹੁਇ ਤਉਨੈ। 

ਦੇਖਿ ਤਿਨੈ ਡਰ ਕੈ ਪਰਿ ਪਾਇਨ ਆਇ ਕੈ ਆਨੰਦ ਦੁੰਦਭਿ ਛਉਨੈ। _੧੮੫। 


ੜੁਹਆ ਕਾਝ਼ ਕਾਨੂ` ਲੂ: ਖੱਤ 
ਨਾਵਲਾਂ 
ਹੇ ਕਰੁਣਾ ਨਿਧਿ ਹੇ ਜਗ ਕੇ ਪਤਿ ਅਚੁਤ ਹੇ ਬਿਨਤੀ ਸੁਨ ਲੀਜੈ। 
ਚੂਕ ਭਈ ਹਮ ਤੇ ਤੁਮਰੀ ਤਿਹ ਤੇ ਅਪਰਾਧ ਛਿਮਾਪਨ ਕੀਜੈ। 
ਕਾਨ੍ਹ ਕਹੀ ਇਹ ਬਾਤ ਛਿਮੀ ਹਮ ਨ ਬਿਖ ਅੰਮ੍ਰਿਤ ਛਾਡਿ ਕੈ ਪੀਜੈ। 
ਲਿਆਉ _ਕਹਿਓਨ ਲਿਆਇ ਹੋ ਜਾਹ _ਸਿਤਾਬ ਅਈਯੋ ਨਹੀ _ਢੀਲ _ਕਰੀਜੈ। ੧੮੬। 


ਲੈ ਬਛਰੈ ਬ੍ੁਹਮਾ ਤਬ ਹੀ ਛਿਨ ਮੈ ਚਲ ਕੈ ਹਰਿ ਜੀ ਪਹਿ ਆਯੋ। 
ਕਾਨ੍ਹ ਮਿਲੇ ਜਬ ਹੀ ਸਭ ਗ੍ਰਾਰ ਤਬੈ ਮਨ ਮੈ ਤਿਨ ਹੂੰ ਸੁਖ ਪਾਯੋ। 
ਲੋਪ ਭਯੋ _ਸੈਗਿ ਕੇ ਬਛਰੇ ਤਬ ਭੇਦ ਕਿਨੀ ਲਖਿ ਜਾਨ ਨ ਪਾਯੋ। 
ਬਾਲ ਬੁਝੀ ਨ ਕਿਨੀ ਉਠਿ ਬੋਲਿ ਸੁ ਲਿਆਉ ਵਹੈ ਹਮ ਜੋ ਮਿਲਿ ਖਾਯੋ। ੧੮੭। 


ਹੋਇ ਇਕਤ੍ਰ ਕਿਧੋ ਬ੍ਰਿਜ ਬਾਲਕ ਅੰਨ ਅਚਿਯੋ _ਸਭਨੋ ਜੁ _ਪੁਰਾਨੋ। 

ਕਾਨ੍ਹ ਕਹੀ ਹਮ ਨਾਗ ਹਨ੍ਯੋ ਹਰਿ ਕੋ ਇਹ ਖੇਲ ਕਿਨੀ ਨਹਿ ਜਾਨੋ। 
ਹੋਇ ਪ੍ਰਸੰਨ ਮਹਾ ਮਨ ਮੈ ਗਰੜਾਧੁਜ ਕੋ ਕਰਿ ਰਛਕ _ਮਾਨੋ। 

ਦਾਨ ਦਯੋ ਹਮ ਕੋ ਜੀਅ ਕੋ ਇਹ ਮਾਤ ਪਿਤਾ ਪਹਿ ਜਾਇ ਬਖਾਨੋ। ੧੮੮। 


/ਏਤਾ ਠਹਨਆਾ ਕਛਰੇ ਆਨ ਖੱਲ _ਘਰਾ/ 


ਅਥ ਧੇਨਕ ਦੈਤ ਬਧ ਕਥਨੰ 
ਸਵੰਯਾ 
ਬਾਰਹ _ਸਾਲ ਬਿਤੀਤ ਭਏ ਤੁ ਲਗੇ ਤਬ ਕਾਨ੍ਹ ਚਰਾਵਨ ਗਾਈ। 
ਸੁੰਦਰ ਰੂਪ ਬਨਿਯੋ ਇਹ ਕੋ ਕਹ ਕੈ ਇਹ ਤਾਹਿ ਸਰਾਹਤ ਦਾਈ। 
ਗ੍ਹਾਰ ਸਨੈ ਬਨ ਬੀਚ ਫਿਰੈ ਕਬਿ ਨੈ ਉਪਮਾ ਤਿਹ ਕੀ ਲਖਿ ਪਾਈ। 
ਕੰਸਹਿ ਕੇ ਬਧ ਕੇ ਹਿਤ ਕੋ ਜਨੁ ਬਾਲ ਚਮੂੰ ਭਗਵਾਨਿ ਬਨਾਈ। ੧੮੯। 


ਕ੍ਰਿਸਨਾਵਤਾਰ ੬ ੩ 


ਕੇ) ਭਾਰੂ ਹੋ ਗਏ ਅਤੇ ਉਨ੍ਹਾਂ _(ਬਾਲਕਾਂ ਅਤੇ ਗਊਆਂ ਤੇ ਵੱਛਿਆੰ) ਨੂੰ ਲੈ ਕੇ ਘਰ ਨੂੰ 
ਚਲੇ _ਗਏ। _ਇਸ ਗੱਲ ਨੂੰ ਸਮਝ ਕੇ _ਬਲਭਦਰ ਚੌਂਕ ਪਿਆ _ਕਿ _ਕੀ ਪਰਮਾਤਮਾ _ਨੇ 
(ਗਊਆਂ _ਉਤੇ) ਮਮਤਾ _ਆਰੋਪਿਤ ਕੀਤੀ ਹੈ ਜਾਂ ਕ੍ਰਿਸ਼ਨ ਦਾ ਹੀ ਕੀਤਾ ਹੋਇਆ _ਕੋਈ 
ਚਰਿਤੁ ਹੈ।੧੮੪। 

ਜਦੋਂ ਸਾਲ ਬੀਤ ਗਿਆ ਤਾਂ ਕਿਸੇ ਦਿਨ ਸ੍ਰੀ ਕ੍ਰਿਸ਼ਨ ਬਨ ਵਿਚ ਗਏ। (ਸ੍ਰੀ ਕ੍ਰਿਸ਼ਨ 
ਦੇ) ਕੌਤਕ ਨੂੰ ਵੇਖਣ ਲਈ ਬ੍ਰਹਮਾ ਉਧਰ ਨੂੰ ਉਠ ਕੇ ਚਲਿਆ ਗਿਆ। ਉਸ ਸਥਾਨ ਤੇ 
ਜਾ ਕੇ (ਉਹ ਵੇਖ ਕੇ) ਹੈਰਾਨ ਹੁੰਦਾ ਹੈ ਕਿ ਉਹੀ ਗਵਾਲ ਬਾਲਕ _ਅਤੇ ਉਹੀ ਵੌਛੇ _ਹਨ। 
(ਉਨ੍ਹਾਂ _ਬਾਲਕਾਂ ਅਤੇ _ਵੌਛਿਆਂ ਨੂੰ) ਵੇਖ ਕੇ ਉਹ ਡਰ ਗਿਆ ਅਤੇ ਆਨੰਦ _ਦਾ ਨਗਾਰਾ 
ਵਜਾਉਂਦਾ ਹੋਇਆ _ਬਸੁਦੇਵ ਦੇ ਪੁੱਤਰ (ਕਾਨ੍ਹ) ਦੇ _ਪੈਰਾਂ _ਉਤੇ _ਡਿਗ _ਪਿਆ।੧੮੫। 


ਹੇ ਕਰੁਣਾ ਨਿਧਾਨ! ਹੇ ਜਗਤ _ਦੇ ਸੁਆਮੀ! ਹੇ _ਅਚੁਤ! (ਮੇਰੀ) _ਬੇਨਤੀ _ਸੁਣੋ। 
ਸਾਡੇ ਕੋਲੋਂ ਤੁਹਾਡੇ ਪ੍ਰਤਿ ਭੁਲ ਹੋ ਗਈ ਹੈ, ਇਸ ਲਈ (ਸਾਡਾ) ਅਪਰਾਧ _ਖਿਮਾ _ਕਰ 
ਦਿਓ। ਸ੍ਰੀ ਕ੍ਰਿਸ਼ਨ ਨੇ ਕਿਹਾ -- ਇਹ ਗੱਲ ਮਾਫ ਕਰ ਦਿੱਤੀ, ਅਸੀਂ ਅੰਮ੍ਰਿਤ ਛਡ ਕੇ 
ਵਿਸ਼ ਨਹੀਂ _ਪੀਂਦੇ। (ਫਿਰ ਸ੍ਰੀ ਕ੍ਰਿਸ਼ਨ ਨੇ) ਕਿਹਾ -- (ਵੱਛਿਆਂ ਅਤੇ ਬਾਲਕਾਂ ਨੂੰ) ਲਿਆਉ। 
(ਉਸ ਨੇ ਅਗੋਂ ਕਿਹਾ) -- ਲਿਆਉਂਦਾ ਹਾਂ। (ਕ੍ਰਿਸ਼ਨ ਨੇ ਫਿਰ ਕਿਹਾ) -- 'ਜਲਦੀ ਜਾਉ, 
ਛੇਤੀ ਮੁੜਿਉ, _ਢਿਲ _ ਨਹੀਂ __ ਕਰਨੀ।੧੮੬। 

ਬੁਹਮਾ ਵੱਛੇ ਲੈ ਕੇ ਉਸੇ ਵੇਲੇ ਛਿਣ ਭਰ ਵਿਚ ਸ੍ਰੀ ਕ੍ਰਿਸ਼ਨ ਕੋਲ ਆ ਗਿਆ। 
ਜਦੋਂ _ਗਵਾਲ ਬਾਲਕ ਸ੍ਰੀ ਕ੍ਰਿਸ਼ਨ ਨੂੰ ਮਿਲੇ ਤਾਂ ਉਨ੍ਹਾਂ ਨੇ ਮਨ ਵਿਚ ਬਹੁਤ _ਸੁਖ ਪ੍ਰਾਪਤ 
ਕੀਤਾ। ਤਦੋਂ ਨਾਲ ਵਾਲੇ ਵੱਛੇ ਲੋਪ ਹੋ ਗਏ, ਇਸ ਭੇਦ ਨੂੰ ਕੋਈ ਵੀ ਜਾਣ ਨ ਸਕਿਆ। 
ਕਿਸੇ ਗਵਾਲ ਬਾਲਕ ਨੇ _ਵੀ (ਇਹ ਗੱਲ) ਨ ਸਮਝੀ, ਸਗੋਂ ਉਠ ਕੇ ਕਹਿਣ ਲਗੇ ਕਿ 
ਜੋ ਅਸੀਂ ਮਿਲ ਕੇ ਖਾਣਾ ਸੀ, _(ਉਹ _ਸਾਡਾ ਹਿੱਸਾ) ਲਿਆ ਕੇ _ਦਿਉ।੧੮੭। 

ਬੁਜ-ਭੂਮੀ ਦੇ _ਬਾਲਕਾਂ _ਨੇ _ਮਿਲ ਕੇ ਉਹੀ (ਸਾਲ _ਭਰ) ਪੁਰਾਣਾ ਅੰਨ _ਗੁਹਿਣ 
ਮੈਂ (ਅਘਾਸੁਰ ਨਾਂ ਦਾ) ਸੱਪ ਮਾਰਿਆ ਸੀ, ਪਰ ਕ੍ਰਿਸ਼ਨ ਦਾ 


ਹੁਣ ਧੇਨਕ ਦੈਂਤ ਦੇ ਬੋਧ ਦਾ ਕਥਨ 


੬੪ ਸੀ _ਦਸਮ-ਗ੍ਰੰਥ _ਸਾਹਿਬ 


ਕਾ/ਝਤੁ 


ਕਮਲ ਸੋ _ਆਨਨ ਕੁਰੰਗ ਤਾ ਕੇ _ਬਾਕੇ ਨੈਨ ਕਟਿ ਸਮ ਕੇਹਰਿ ਮ੍ਿਨਾਲ ਬਾਹੈ ਐਨ ਹੈ। 
ਕੋਕਿਲ ਸੋ ਕੰਠ ਕੀਰ ਨਾਸਕਾ ਧਨੁਖ ਭਉ ਹੈ ਬਾਨੀ ਸੁਰ ਸਰ ਜਾਹਿੰ ਲਾਗੈ ਨਹਿ ਚੈਨ ਹੈ। 
ਤੀਅਨਿ ਕੋ ਮੋਹਤਿ ਫਿਰਤਿ ਗ੍ਰਾਮ ਆਸ ਪਾਸ ਬ੍ਰਿਹਨ ਕੇ ਦਾਹਬੇ ਕੋ ਜੈਸੇ ਪਤਿ ਰੈਨ ਹੈ। 
ਪੁਨਿ ਮੰਦਿ ਮਤਿ ਲੋਕ ਕਛੁ ਜਾਨਤ ਨ ਭੇਦ ਯਾਕੋ ਏਤੇ ਪਰ ਕਹੈ ਚਰਵਾਰੋ ਸ੍ਯਾਮ ਧੇਨ ਹੈ।੧੯0। 


ਹੋਇ ਇਕਤ੍ਰ ਬਧੂ ਬ੍ਰਿਜ ਕੀ ਸਭ ਬਾਤ ਕਹੈ ਮੁਖ ਤੇ ਇਹ ਸ੍ਯਾਮੈ। 

ਆਨਨ ਚੰਦ ਬਨੇ ਮ੍ਰਿਗ ਸੇ _ਦ੍ਰਿਗ ਰਾਤਿ ਦਿਨਾ ਬਸਤੋ_ਸੁ_ਹਿਯਾ_ਮੈ। 

ਬਾਤ ਨਹੀ ਅਰਿ ਪੈ ਇਹ ਕੀ ਬਿਰਤਾਤ ਲਖਿਯੋ ਹਮ ਜਾਨ ਜੀਯਾ_ਮੈ। 
ਕੈ ਡਰਪੈ ਹਰ ਕੇ ਹਰਿ ਕੋ ਛਪਿ ਮੈਨ ਰਹਿਯੋ ਅਬ ਲਉ ਤਨ ਯਾ ਮੈ। ੧੯੧। 


ਕਾਨੂ ਨੂ ਝਠਾ 
ਨਵੀਸਾ 
ਸੰਗ ਲੀ ਹਰਿ ਜੀ ਸਭ ਗ੍ਰਾਰ ਕਹੀ ਸਭ ਤੀਰ ਸੁਨੋ ਇਹ ਭਈਯਾ। 
ਰੂਪ ਧਰੋ ਅਵਤਾਰਨ ਕੋ ਤੁਮ ਬਾਤ ਇਹੈ ਗਤਿ ਕੀ ਸੁਰ ਗਈਯਾ। 
ਨ ਹਮਰੋ ਅਬ ਕੋ ਇਹ ਰੂਪ ਸਬੈ ਜਗ ਮੈ ਕਿਨ ਹੂੰ ਲਖ ਪਈਯਾ। 
ਕਾਨ੍ਹ _ਕਹਿਯੋ ਹਮ ਖੇਲ ਕਰੈ ਜੋਊ ਹੋਇ ਭਲੋ ਮਨ ਕੋ _ਪਰਚਈਯਾ। _੧੯੨। 


ਤਾਲ ਭਲੇ ਤਿਹ ਠਉਰ ਬਿਖੈ ਸਭ ਹੀ ਜਨ ਕੇ ਮਨ ਕੇ ਸੁਖਦਾਈ। 
ਸੇਤ ਸਰੋਵਰ ਹੈ ਅਤਿ ਹੀ ਤਿਨ ਮੈ ਸਰਮਾ ਸਸਿ ਸੀ _ਦਮਕਾਈ। 
ਮਧਿ ਬਰੇਤਨ ਕੀ ਉਪਮਾ ਕਬਿ ਨੈ ਮੁਖ ਤੇ ਇਮ ਭਾਖਿ ਸੁਨਾਈ। 
ਲੋਚਨ ਸਉ ਕਰਿ ਕੈ ਬਸੁਧਾ ਹਰਿ ਕੇ ਇਹ ਕਉਤਕ ਦੇਖਨਿ ਆਈ। _੧੯੩। 


ਰੂਪ ਬਿਰਾਜਤ ਹੈ ਅਤਿ ਹੀ ਜਿਨ ਕੋ _ਪਿਖ ਕੈ ਮਨ ਆਨੰਦ ਬਾਢੇ। 
ਖੇਲਤ ਕਾਨ੍ਹ ਫਿਰੈ ਤਿਹ ਜਾਇ ਬਨੈ ਜਿਹ ਠਉਰ ਬਡੇ ਸਰ ਗਾਢੇ। 
ਗਵਾਲ _ਹਲੀ ਹਰਿ ਕੇ ਸੰਗ ਰਾਜਤ ਦੇਖਿ ਦੁਖੀ ਮਨ ਕੋ ਦੁਖ ਕਾਢੇ। 
ਕਉਤੁਕ ਦੇਖਿ ਧਰਾ ਹਰਖੀ ਤਿਹ ਤੇ ਤਰੁ ਰੋਮ ਭਏ ਤਨਿ ਠਾਢੇ। ੧੯੪। 


ਕ੍ਰਿਸਨਾਵਤਾਰ ੬੫ 


ਉਸ _ਦਾ ਕਮਲ _ਵਰਗਾ ਮੁੰਹ, ਹਿਰਨ ਜਿਹੀਆਂ ਸੁੰਦਰ ਅੱਖਾਂ, ਸ਼ੇਰ _ਵਰਗਾ ਪਤਲਾ 


ਲਕ _ਅਤੇ _ਭੇਆਂ ਵਰਗੀਆਂ ਬਾਂਹਵਾਂ ਹਨ; ਕੋਇਲ ਵਰਗਾ _ਗਲਾ, ਤੋਤੇ ਵਰਗਾ ਨਕ, _ਧਨੁਖ 
ਸੁਰ 


ਮਿਲਦਾ _ਹੈ। _ਪਿੰਡ ਦੇ ਆਲੇ _ਦੁਆਲੇ ਇਸਤਰੀਆਂ ਨੂੰ ਮੋਹਿਤ ਕਰਦਾ ਫਿਰਦਾ ਹੈ ਅਤੇ 
ਵਿਯੋਗਣ _ ਇਸਤਰੀਆਂ ਨੂੰ ਸਾੜਨ _ਲਈ _ ਚੰਦਰਮਾ _ਦੇ ਸਮਾਨ _ਹੈ। _ਪਰ _ ਸਾਧਾਰਨ _ ਬੁੱਧੀ 
ਵਾਲੇ ਕੁਝ (ਲੋਕ) ਉਸ ਦਾ ਭੇਦ ਨਹੀਂ ਜਾਣ _ਸਕਦੇ। (ਬਸ) ਸਿਰਫ ਇਤਨਾ ਹੀ ਕਹਿੰਦੇ 
ਹਨ ਕਿ ਕ੍ਰਿਸ਼ਨ ਗਊਆਂ ਦਾ ਵਾਗੀ ਹੈ।੧੯0। 
ਮਾਵੀਯ” 

ਬੂਜ-ਭੂਮੀ ਦੀਆਂ _ਸਾਰੀਆਂ ਇਸਤਰੀਆਂ ਇਕੱਠੀਆਂ ਹੋਕੇ ਕ੍ਰਿਸ਼ਨ ਨੂੰ ਮੂੰਹੋਂ ਇਹ 
ਗੌਲ ਕਹਿਣ ਲਗੀਆਂ, _(ਤੇਰਾ) ਮੂੰਹ _ਚੰਦੂਮਾ _ਸਮਾਨ _ਅਤੇ ਅਖਾਂ _ਹਿਰਨ ਵਰਗੀਆਂ _ਹਨ 
(ਤੂੰ) ਰਾਤ ਦਿਨ ਸਾਡੇ ਹਿਰਦੇ ਵਿਚ ਵਸਦਾ ਹੈਂ। ਇਸ ਉਤੇ ਵੈਰੀ ਦੀ ਕੋਈ ਗੱਲ ਅਸਰ 
ਨਹੀਂ ਕਰ _ਸਕਦੀ। ਅਸੀਂ ਆਪਣੇ ਦਿਲ ਵਿਚ ਇਹ ਬ੍ਰਿਤਾਂਤ ਜਾਣ ਲਿਆ ਹੈ 
ਪ੍ਰਤੀਤ ਹੁੰਦਾ ਹੈ ਕਿ) ਸ਼ਿਵ ਦੀ ਮਾਰ ਦੇ ਡਰੋਂ ਕਾਮਦੇਵ ਹੁਣ ਤਕ ਇਸ ਦੇ 
ਲੁਕਿਆ ਹੋਇਆ _ਹੈ।੧੯੧। 
ਕਾਨੂ ਨੇ ਨੈਠਾ -- 
ਮਾਵੀਲ” 

ਬਲਰਾਮ ਸਹਿਤ ਸ੍ਰੀ ਕ੍ਰਿਸ਼ਨ ਨੇ ਸਾਰੇ _ਗਵਾਲ _ਬਾਲਕਾਂ ਕੋਲ ਕਿਹਾ -- ਹੇ ਭਰਾਓ! 
(ਸਾਰੇ) ਇਹ ਸੁਣ _ਲਵੋ। ਤੁਸੀਂ ਅਵਤਾਰ ਰੂਪ _ਧਾਰਨ _ਕੀਤਾ ਹੈ, _ਇਸ ਤਰ੍ਹਾਂ ਦੀ ਗੱਲ 
ਸੁਰ-ਲੋਕ ਵਿਚ ਪ੍ਰਚਲਿਤ ਹੋ ਗਈ _ਹੈ। _ਸਾਡਾ ਹੁਣ ਵਾਲਾ _ਇਹ ਰੂਪ _ਸਾਰੇ ਜਗਤ _ਵਿਚ 
ਕੋਈ ਵੀ ਨਹੀਂ ਜਾਣ ਸਕਿਆ। (ਫਿਰ) ਸ੍ਰੀ ਕ੍ਰਿਸ਼ਨ ਨੇ _ਕਿਹਾ-- ਅਸੀਂ ਇਕ ਖੇਡ ਕਰਾਂਗੇ 
ਜੋ ਮਨ ਨੂੰ ਬਹੁਤ _ ਪਰਚਾਉਣ _ ਵਾਲੀ _ਹੋਵੇਗੀ।੧੯੨। 


ਉਸ ਸਥਾਨ ਵਿਚ _ਤਲਾ ਭਰੇ ਹੋਏ ਹਨ ਜੋ ਸਭ ਪੁਰਸ਼ਾਂ ਦੇ ਮਨ ਨੂੰ ਸੁਖ ਦੇਣ 
ਵਾਲੇ _ਹਨ। _(ਉਨ੍ਹਾਂ _ਤਲਾਵਾਂ ਵਿਚੋਂ) “ਸੇਤ ਸਰੋਵਰ” ਸਭ ਤੋਂ ਵੱਡਾ ਹੈ ਅਤੇ ਉਸ ਵਿਚ 
ਕੰਮੀਆਂ _ (“ਸਰਮਾ”) _ਚੰਦੂਮਾ _ਦੀ _ (ਚਾਂਦਨੀ) ਵਰਗੀਆਂ _ ਚਮਕਦੀਆਂ _ਹਨ। _(ਉਸ ਦੇ) 
ਵਿਚਾਲੇ ਦੀ _ਬਰੇਤੀ ਦੀ ਉਪਮਾ _ਕਵੀ ਨੇ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ। 
(ਮਾਨੋ) ਧਰਤੀ ਸੌ ਅੱਖਾਂ ਧਾਰ ਕੇ ਸ੍ਰੀ ਕ੍ਰਿਸ਼ਨ ਦੇ ਇਨ੍ਹਾਂ _ਕੌਤਕਾਂ ਨੂੰ ਵੇਖਣ ਲਈ ਆਈ 
ਹੌਵੇ। ੧੯੩। 

ਸ੍ਰੀ (ਕ੍ਰਿਸ਼ਨ) ਦਾ ਬਹੁਤ ਸੁੰਦਰ ਰੂਪ _ਬਿਰਾਜ ਰਿਹਾ ਹੈ, ਜਿਸ ਨੂੰ ਵੇਖ ਕੇ 
ਵਿਚ ਆਨੰਦ _ਵਧ _ਜਾਂਦਾ ਹੈ। ਸ੍ਰੀ ਕ੍ਰਿਸ਼ਨ ਉਸ _ਸਥਾਨ ਉਤੇ ਖੇਡਦੇ ਫਿਰਦੇ 


ਬਿਰਾਜਦੇ ਹਨ _ ਜਿਨ੍ਹਾਂ ` ਨੂੰ ਵੇਖ ਦੁਖੀ `ਮਨ_ ਵਾਲੇ ਆਪਣੇ ਦੁਖ ਕਢ _ ਦਿੰਦੇ _ਹਨ। (ਉਨ੍ਹਾਂ 
ਦੇ) ਕੌਤਕ ਵੇਖ ਕੇ ਧਰਤੀ ਖੁਸ਼ ਹੋਈ ਹੈ ਅਤੇ ਦੇ ਖੜੇ 


੮੨ 


ਹੋਂ ਗਏ ਹਨ।੧੯੪। 


੬ ੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਤਰੈ ਤਰੁ ਕੇ ਮੁਰਲੀ ਸੁ ਬਜਾਇ ਉਠਿਯੋ ਤਨ ਕੋ ਕਰਿ ਐਡਾ। 
ਮੋਹ ਰਹੀ ਜਮੁਨਾ ਖਗ ਅਉ ਹਰਿ ਜਛ ਸਭੈ ਅਰਨਾ ਅਰੁ ਗੈਡਾ। 
ਪੰਡਿਤ ਮੋਹਿ ਰਹੇ ਸੁਨ ਕੈ ਅਰੁ ਮੋਹਿ ਗਏ ਸੁਨ ਕੈ ਜਨ ਜੈਡਾ। 

ਬਾਤ ਕਹੀ ਕਬਿ ਨੈ ਮੁਖ ਤੇ ਮੁਰਲੀ ਇਹ ਨਾਹਿਨ ਰਾਗਨ ਪੈਡਾ। ੧੯੫। 


ਨੱਘ ਲਾਲਾ 

ਮਾਵੀਲ” 
ਗ੍ਹਾਰ ਕਹੀ ਬਿਨਤੀ ਹਰਿ ਪੈ ਇਕ ਤਾਲ ਬਡੋ ਤਿਹ ਪੈ ਫਲ ਹਛੇ। 
ਲਾਇਕ ਹੈ ਤੁਮਰੇ ਮੁਖ ਕੀ ਕਰੂਆ ਜਹ ਦਾਖ ਦਸੋ ਦਿਸ ਗੁਛੇ। 
ਧੇਨੁਕ ਦੈਤ ਬਡੋ ਤਿਹ ਜਾਇ ਕਿਧੋ ਹਨਿ ਲੋਗਨ ਕੇ ਉਨ ਰਛੇ। 
ਪੁਤ੍ਰ ਮਨੋਂ _ਮਧਰੇਂਦ ਪ੍ਰਭਾਤਿ ਤਿਨੈ ਉਠਿ ਪ੍ਰਾਤ ਸਮੈ ਵਹ ਭਛੇ। ੧੯੭। 


ਕਾਲੂ ਛਾਲ 

ਹਵੀਯਾਂ 
ਜਾਇ ਕਹੀ ਤਿਨ ਕੋ ਹਰਿ ਜੀ ਜਹ ਤਾਲ ਵਹੈ ਅਰੁ ਹੈ ਫਲ ਨੀਕੇ। 
ਬੋਲਿ ਉਠਿਓ ਮੁਖ ਤੇ ਮੁਸਲੀ ਸੁ ਤੋ ਅੰਮ੍ਰਿਤ ਕੇ ਨਹਿ ਹੈ ਫੁਨਿ ਫੀਕੇ। 
ਮਾਰ ਹੈ ਦੈਤ ਤਹਾ ਚਲ ਕੈ ਜਿਹ ਤੇ ਸੁਰ ਜਾਹਿ ਨਭੈ ਦੁਖ ਜੀ ਕੇ। 
ਹੋਇ ਪ੍ਰਸੈਨਿ ਚਲੇ ਤਹ ਕੋ ਮਿਲਿ ਸੰਖ ਬਜਾਇ ਸਭੈ ਮੁਰਲੀ ਕੇ। ੧੯੮। 


ਹੋਇ ਪੁਸੈਨਿ ਤਹਾ ਹਰਿ ਜੀ ਜੁ ਗਏ ਮਿਲ ਕੈ ਤਟ ਪੈ ਸਰ ਭਾਰੇ। 
ਕੈ ਬਲ ਤੋ ਮੁਸਲੀ ਤਨ ਕੋ ਤਰੁ ਤੇ ਫਰ ਬੂੰਦਨ ਜਿਉਂ ਧਰਿ ਡਾਰੇ। 
ਧੇਨਕ ਕ੍ਰੋਧ ਮਹਾ ਕਰ ਕੈ ਦੋਊ ਪਾਇ ਹ੍ਿਦੇ ਤਿਹ ਸਾਥ ਪ੍ਰਹਾਰੇ। 
ਗੋਡਨ ਤੇ ਗਹਿ ਫੈਕ ਦਯੋ ਹਰਿ ਜਿਉ ਸਿਰ ਤੇ ਗਹਿ ਕੂਕਰ ਮਾਰੇ। ੧੯੯। 


ਕ੍ਰੋਧ ਭਈ ਧੁਜਨੀ ਤਿਹ ਕੀ ਪਤਿ ਜਾਨ ਹਤਿਓ ਇਨ ਊਪਰਿ ਆਈ। 
ਗਾਇ ਕੋ ਰੂਪ ਧਰਿਓ ਸਭ ਹੀ ਤਬ ਹੀ ਖੁਰ ਸੋ ਧਰਿ ਧੂਰਿ ਉਚਾਈ। 
ਕਾਨ੍ਹ ਹਲੀ ਬਲਿ ਕੈ ਤਬ ਹੀ ਚਤੁਰੰਗ ਦਸੋ ਦਿਸ ਬੀਚ ਬਗਾਈ। 

ਲੈ _ਕਿਰਸਾਨ ਮਨੋ _ਤੰਗੁਲੀ ਖਲ _ਦਾਨਨ ਜ੍ ਯੋ _ਨਭ _ਬੀਚਿ _ਉਡਾਈ। _੨00। 


/ਏਤ ਗੰ ਟਲ“ #ਕੰਠੇ ਘਰਾਣੇ ਲੰਝਤ੍ਹ _ਨਟਕਾ ,ਕ੍ਰਸਨਾਵਤਾਨੇ ਘੋਨਕਾ 
ਦੌਤ _ਲਧ/ਹ/ 


ਕ੍ਰਿਸਨਾਵਤਾਰ ੬੭ 


ਸ੍ਰੀ ਕ੍ਰਿਸ਼ਨ ਬ੍ਰਿਛ ਦੇ ਹੇਠਾਂ ਸ਼ਰੀਰ ਨੂੰ ਟੇਢਾ ਕਰ _ਕੇ ਮੁਰਲੀ ਵਜਾਉਣ ਲਗ _ਪਿਆ 
(ਜਿਸ ਦੀ ਆਵਾਜ਼ ਸੁਣ ਕੇ) ਜਮਨਾ ਨਦੀ, ਪੰਛੀ ਅਤੇ ਸੱਪ, ਜੱਛ _ਅਤੇ _ਅਰਨਾ ਤੇ ਗੈਂਡਾ 
(ਆਦਿਕ) ਸਾਰੇ (ਜੰਗਲੀ ਜਾਨਵਰ) ਮੋਹਿਤ ਹੋ ਰਹੇ _ਹਨ। (ਮੁਰਲੀ ਨੂੰ) ਸੁਣ ਕੇ ਪੰਡਿਤ 
ਲੋਕ ਮੋਹਿਤ ਹੋ ਰਹੇ ਹਨ ਅਤੇ (ਮੁਰਲੀ) ਸੁਣ ਕੇ ਜੜ (ਮੂਰਖ) ਵੀ ਮੋਹੇ _ਗਏ _ਸਨ। 
ਕਵੀ ਨੇ ਮੂੰਹੋਂ (ਇਹ) ਗੱਲ ਕਹੀ ਹੈ ਕਿ ਇਹ ਸ੍ਹੀ ਕ੍ਰਿਸ਼ਨ ਦੀ ਮੁਰਲੀ ਨਹੀਂ ਹੈ 
ਤਾਂ ਰਾਗਾਂ _ਦਾ ਮਾਰਗ _ਹੈ। _੧੯੫। 

ਸੀ ਕ੍ਰਿਸ਼ਨ ਦਾ ਮੁਖ ਵੇਖ ਕੇ ਧਰਤੀ ਨੇ ਮਨ ਵਿਚ ਲਾਲਚ _ਕਰ 
ਹੈ। ਇਸ ਦਾ ਰੂਪ ਸੁੰਦਰ ਬਣ ਗਿਆ ਹੈ, ਉਸ ਕਰ ਕੇ ਵਧ ਤੋਂ ਵਧ ਚੰਗੀ 
ਵਾਲੀ ਮੂਰਤ (ਹੋ ਗਈ ਹੈ)। ਸ਼ਿਆਮ (ਕਵੀ ਨੇ) ਉਸ ਦੀ ਉਪਮਾ ਕਹੀ ਹੈ ਜੋ (ਉਸ 
ਨੇ) ਆਪਣੇ ਮਨ _ਵਿਚ _ਸਮਝੀ _ਹੈ। (ਧਰਤੀ ਨੇ) ਰੰਗਦਾਰ ਕਪੜੇ _(ਆਪਣੇ) ਤਨ ਉਤੇ 
(ਇਸ ਵਾਸਤੇ _ਪਾਏ _ਹੋਏ ਹਨ) ਮਾਨੋ ਇਹ (ਉਸ ਦੀ) ਪਟਰਾਣੀ _ਹੋਵੇ। _੧੯੬। 
ਨਵਾਲ ਕਾਲਕਾਂ ਨੇ /ਨੈਹਾ -- 


ਰਹਿੰਦਾ ਹੈ, ਉਸ ਨੂੰ ਮਾਰ ਕੇ ਲੋਕਾਂ `ਦੀ ਰਖਿਆ ਕਰੋ। (ਉਹ ਅੰਗੂਰ) ਮਾਨੋ ਅੰਮ੍ਰਿਤ ਦੇ 


ਸਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਜਿਥੇ ਉਹ _ਤਲਾ ਤੇ ਚੌਗੇ ਫਲ ਹਨ, ਉਥੇ ਜਾਵਾਂਗੇ। 
ਕੋਲੋਂ _ਬਲਰਾਮ _ਬੋਲ ਪਿਆ _-- ਉਹ ਅੰਮ੍ਰਿਤ ਦੇ ਸਮਾਨ ਨਹੀਂ ਸਗੋਂ ਅੰਮ੍ਰਿਤ ਵੀ ਫਿੱਕਾ 
ਹੈ; ਉਥੇ ਚਲ ਕੇ ਦੈਂਤ ਨੂੰ ਮਾਰਾਂਗੇ ਜਿਸ _ਕਰ _ਕੇ _(ਨਭਚਾਰੀ) ਦੇਵਤਿਆਂ ਦੇ ਦਿਲ ਦਾ 
ਦੁਖ ਮਿਟ _ਜਾਏਗਾ। _ਸਾਰੇ ਇਕਠੇ ਹੋਕੇ ਸੰਖ ਵਾਂਗ ਮੁਰਲੀ ਨੂੰ ਵਜਾਉਂਦੇ ਹੋਏ ਪ੍ਰਸੰਨਤਾ 
ਪੂਰਵਕ _ਉਧਰ ਨੂੰ ਤੁਰ _ਪਏ। _੧੯੮। 

ਸੀ ਕ੍ਰਿਸ਼ਨ ਪੁਸੰਨ ਹੋਕੇ ਅਤੇ ਮਿਲ ਕੇ ਉਥੇ _ਭਾਰੇ _ਤਲਾ ਦੇ ਕੰਢੇ ਉਤੇ _ਗਏ। 
ਬਲਰਾਮ ਨੇ ਸ਼ਰੀਰ ਦੇ _ਬਲ _ਨਾਲ ਬ੍ਰਿਛਾਂ ਨਾਲੋਂ ਫਲ (ਤੋੜ ਕੇ) ਧਰਤੀ ਉਤੇ ਮੀਂਹ ਵਾਂਗ 
ਸੁਟ ਦਿੱਤੇ। _ਧੇਨਕ (ਦੈਂਤ) ਨੇ _ਬਹੁਤ ਕ੍ਰੋਧ ਕਰ ਕੇ, ਦੋਵੇਂ ਪੈਰ ਉਨ੍ਹਾਂ ਦੀ ਛਾਤੀ _ਵਿਚ 
ਮਾਰ ਦਿੱਤੇ। ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਗੋਡਿਆਂ ਤੋਂ ਫੜ ਕੇ (ਇਉਂ) ਸੁਟ ਦਿੱਤਾ ਜਿਵੇਂ 
ਸਿਰ ਤੋਂ ਫੜ ਕੇ ਕਤੁਰੇ ਨੂੰ ਸੁਟ _ਦੇਈਦਾ ਹੈ। _੧੯੯। 


ਉਸ ਦੀ ਸੈਨਾ ਕ੍ਰੋਧਵਾਨ ਹੋ ਗਈ। ਸੁਆਮੀ ਨੂੰ ਮਾਰਿਆ ਗਿਆ ਜਾਣ ਕੇ ਇਨ੍ਹਾਂ 
ਉਤੇ ਚੜ੍ਹ ਕੇ ਆ ਗਈ ਹੈ। ਸਾਰਿਆਂ ਨੇ ਗਊਆਂ ਦਾ ਰੂਪ ਧਾਰ ਲਿਆ। ਤਦੋਂ (ਉਨ੍ਹਾਂ ਨੇ) 
ਖੁਰਾਂ ਨਾਲ _ਧਰਤੀ _ਦੀ ਧੂੜ _ਮਚਾ _ਦਿੱਤੀ। ਸ੍ਰੀ ਕ੍ਰਿਸ਼ਨ ਤੇ _ਬਲਰਾਮ _ਨੇ ਉਸੇ ਵੇਲੇ (ਬਲ 
ਪੂਰਵਕ) _ਉਸ _ਚਤੁਰੰਗਨੀ _ਸੈਨਾਂ ਨੂੰ ਦਸਾਂ ਦਿਸ਼ਾਵਾਂ ਵਿਚ ਸੁਟ ਦਿੱਤਾ, ਮਾਨੋ _ਕਿਰਸਾਨ ਨੇ 


(ਹੱਥ ਵਿਚ) ਤੰਗੁਲੀ ਲੈ ਕੇ ਤੂੜੀ ਅਤੇ ਦਾਣਿਆਂ ਨੂੰ ਆਕਾਸ਼ ਵਿਚ ਉਡਾਇਆ ਹੋਵੇ।੨00। 


/ਏਲੋਂ ਡੀ ਦਸਮ ਅਕੰਧ _ਘਰਾਣ ਦੇ ਲੰਓਤੂ ਨਾਟਕ ਦੇ ਸ਼ਨਾਵਤਾਰ ਦੇ _ਘੋਨਕਾ 
ਦੈਂਤ ਵਧ _ਪੁਸੰਨਾ ਦੀ _੭ਆਆ੫ਤੰ/ 


ਸੀ _ਦਸਮ-ਗ੍ਰੰਥ _ਸਾਹਿਬ 


ਮਾਵੀੰਯ” 
ਦੈਤ ਹਨ੍ਯੋ ਚਤੁਰੰਗ ਚਮੂੰ ਸੁਨਿ ਦੇਵ ਕਰੈ ਮਿਲਿ ਕਾਨ੍ਹ ਬਡਾਈ। 
ਭਛ ਸਭੈ ਫਲ ਗਵਾਰ ਚਲੇ ਗ੍ਰਿਹਿ ਧੂਰ ਪਰੀ ਮੁਖ ਪੈ ਛਬਿ ਛਾਈ। 
ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ ਮੁਖ ਤੇ ਇਮ ਭਾਖਿ ਸੁਣਾਈ। 
ਧਾਵਤ ਘੋਰਨ ਕੀ ਪਗ ਕੀ ਰਜ ਛਾਇ ਲਏ ਰਵਿ ਸੀ ਛਬਿ ਪਾਈ। ੨0੧। 


ਸੈਨ ਸਨੈ ਹਨਿ ਦੈਤ ਗਯੋ ਗ੍ਰਿਹਿ ਗੋਪ ਗਏ ਗੁਪੀਆ ਸਭ ਆਈ। 
ਮਾਤ ਪ੍ਰਸੈਨਿ ਭਈ ਮਨ ਮੈ ਤਿਹ ਕੀ ਜੁ ਕਰੈ ਬਹੁ ਭਾਤਿ ਬਡਾਈ। 
ਚਾਵਰ _ਦੂਧ _ਕਰਿਯੋ ਖਾਹਿਬੇ ਕਹੁ ਖਾਇ ਬਹੁ ਤਿਹ ਦੇਹ ਬਧਾਈ। 
ਹੋਇ ਬਡੀ ਤੁਮਰੀ ਚੁਟੀਆ ਇਹ ਤੇ ਫੁਨਿ ਬਾਤ ਸਭੈ ਮਿਲਿ ਚਾਈ। ੨0੨। 


ਭੋਜਨ ਕੈ ਟਿਕ ਗੇ ਹਰਿ ਜੀ ਪਲਕਾ ਪਰ ਅਉਰ ਕਰੈ ਜੁ _ਕਹਾਨੀ। 
ਰਾਜ ਗਯੋ ਤਰਨੋ ਮਗੁ ਰੈਨ ਲਹਿਯੋ ਸੁ ਲਗਿਯੋ ਵਹ _ਪੀਅਨ ਪਾਨੀ। 
ਰਾਤਿ ਪਰੀ ਤਬ ਹੀ ਭਰਿਭੈ ਤਿਨ ਸੁਉਨ ਸੁਨੀ ਅਪਨੇ ਇਹ ਬਾਨੀ। 
ਜਾਹੁ ਕਹਿਯੋ ਤਿਨ ਤਉ ਹਰਿ ਗਯੋ ਗ੍ਰਿਹ ਜਾਇ ਮਿਲਿਯੋ ਅਪਨੀ ਪਟਰਾਨੀ। ੨0੩। 


ਸੋਇ ਗਏ ਹਰਿ ਪ੍ਰਾਤ ਭਏ ਫਿਰਿ ਲੈ ਬਛਰੇ ਬਨ ਗੇ ਗਿਰਧਾਰੀ। 

ਮਧਿ ਭਏ ਰਵਿ ਕੇ ਜਮੁਨਾ ਤਟਿ ਧਾਇ ਗਏ ਜਹ ਥੋ ਸਰ ਭਾਰੀ। 

ਗੋ ਬਛਰੇ ਅਰੁ ਗੋਪ ਸਭੈ ਗਿਰਗੇ ਸਭ ਪ੍ਰਾਨ ਡਸੇ ਜਬ ਕਾਰੀ। 

ਧਾਇ ਕਹਿਯੋ ਮੁਸਲੀ ਪ੍ਰਭ ਪੈ ਸਭ ਸੈਨ ਸਖਾ ਤੁਮਰੀ ਹਰਿ ਮਾਰੀ। ੨0੪। 


ਦੰਹਰਾ 
ਕ੍ਰਿਪਾ ਦ੍ਰਿਸਟਿ ਚਿਤਵੀ ਤਿਨੈ ਜੀਵ ਉਠੇ _ਤਤਕਾਲ। 
ਗਊ ਸਭੈ ਅਰੁ ਸੁਤ ਤਿਨੈ ਅਉ ਫੁਨਿ ਸਭੈ ਗੁਪਾਲ। ੨0੫। 
ਉਠਿ ਪਾਇਨ ਲਾਗੇ ਤਬੈ _ਕਰਹਿੰ ਬਡਾਈ ਸੋਇ। 
ਜੀਅ ਦਾਨ ਹਮ ਕੋ ਦਯੋ ਇਹ ਤੇ ਬਡੋ ਨ ਕੋਇ। ੨0੬। 


ਕ੍ਰਿਸਨਾਵਤਾਰ ੬੯ 


ਘਰ ਨੂੰ ਤੁਰ ਚਲੇ; (ਉਨ੍ਹਾਂ ਦੇ) ਮੂੰਹ ਉਤੇ ਪਈ ਹੁ 
ਹੈ। ਉਨ੍ਹਾਂ ਦੀ ਮਹਾਨ ਸੁੰਦਰਤਾ ਦੀ ਉਪਮਾ ਕਵੀ ਨੇ ਮੂੰਹ ਤੋਂ ਇਸ ਤਰ੍ਹਾਂ ਦੀ ਕਹਿ ਕੇ 
ਸੁਣਾਈ ਜਿਵੇਂ ਭਜੇ ਜਾਂਦੇ ਘੋੜਿਆਂ ਦੇ ਪੈਰਾਂ ਨਾਲ 
ਹੈ, _ਅਜਿਹੀ _ਸੋਭਾ _ਪਾਈ _ਹੋਈ _ਹੈ।੨0੧। 
ਦੈਂਤ ਨੂੰ ਮਾਰ ਕੇ ਸੈਨਾ ਸਮੇਤ ਸ੍ਰੀ ਕ੍ਰਿਸ਼ਨ ਘਰ ਗਏ ਅਤੇ ਗਵਾਲ ਬਾਲਕ _ਵੀ 


ਘਰਾਂ ਨੂੰ ਚਲੇ _ਗਏ ਤਦੋਂ ਸਾਰੀਆਂ _ਗੋਪੀਆਂ (ਕ੍ਰਿਸ਼ਨ _ਕੋਲ) _ਆ _ਗਈਆਂ। _ਮਾਤਾ _ਮਨ 
ਵਿਚ ਪ੍ਰਸੰਨ ਹੋਈ ਅਤੇ ਬਹੁਤ _ਤਰ੍ਹਾਂ _ਨਾਲ ਉਸ _ਦੀ ਵਡਿਆਈ ਕਰਦੀ _ਰਹੀ। _(ਮਾਤਾ 
ਨੇ) ਚਾਵਲ ਤੇ ਦੁੱਧ ਉਸ ਦੇ ਖਾਣ ਲਈ ਤਿਆਰ ਕੀਤਾ (ਅਤੇ _ਕਿਹਾ--) ਬਹੁਤ ਸਾਰਾ 
ਖਾ ਲੈ (ਤਦ ਤੇਰੀ) ਦੇਹ ਵੱਡੀ ਹੋ ਜਾਏਗੀ। ਤੇਰੀ ਬੋਦੀ ਵਡੀ ਹੋ ਜਾਏਗੀ, ਇਹ (ਸੁਣ 


ਕੇ ਸਾਰੀਆਂ _ਗੋਪੀਆਂ ਨੇ) ਫਿਰ ਮਿਲ ਕੇ ਇਹ ਗੱਲ ਚੁਕ _ਲਈ।੨0੨। 
ਸੀ ਕ੍ਰਿਸ਼ਨ ਭੋਜਨ ਕਰ ਕੇ ਮੰਜੀ ਉਤੇ ਸੌਂ ਗਏ ਅਤੇ (ਮਾਤਾ) ਕਹਾਣੀ ਕਰਨ 


ਲਗ _ਗਈ। (ਇਕ) ਜਵਾਨ ਰਾਜਾ _(ਦਸਰਥ) ਸੀ। ਰਾਤ (ਵੇਲੇ ਸ਼ਿਕਾਰ ਦੇ) ਰਾਹ _ਗਿਆ, 
(ਉਥੇ ਇਕ _ਤਲਾ) _ਵੇਖਿਆ। (ਉਥੇ _ਬੈਠ _ਗਿਆ, ਸੋਚਿਆ ਜਦੋਂ _ਕੋਈ _ਬਨ ਪਸ਼ੂ) _ਪਾਣੀ 


ਪੀਣ _ ਆਏਗਾ _ (ਤਾਂ ਸ਼ਿਕਾਰ _ਕਰਾਂਗਾ)। _ਰਾਤ _ (ਪਾਣੀ) ਭਰਨ ਦੀ ਆਵਾਜ਼ _ਸੁਣੀ (ਤਾਂ 


ਰਾਜੇ _ਨੇ ਜੰਗਲੀ ਪਸ਼ੂ _ਸਮਝ ਕੇ _ਤੀਰ _ਚਲਾ _ਦਿੱਤਾ)। _(ਘਾਇਲ) _ਸੂਵਣ ਨੇ _ਕਿਹਾ-- 
ਜਾਉ (ਉਨ੍ਹਾਂ `ਨੂੰ ਪਾਣੀ _ਪਿਲਾਓ)। _(ਪਾਣੀ _ਪਿਲਾਣ _ਉਪਰੰਤ _ਸਰਾਪ _ਦਾ) _ਨਿਵਾਰਣ _ਸੁਣ 

ਕੇ ਰਾਜਾ (ਖੁਸ਼ ਹੋ ਕੇ) ਘਰ ਗਿਆ ਅਤੇ ਜਾ ਕੇ ਪਟਰਾਣੀ ਨੂੰ ਮਿਲਿਆ।੨0੩। 
(ਕਹਾਣੀ ਸੁਣ ਕੇ) ਸ੍ਰੀ ਕ੍ਰਿਸ਼ਨ ਸੌਂ ਗਏ, ਜਦ ਸਵੇਰਾ ਹੋਇਆ, ਤਦ ਫਿਰ ਸ੍ਰੀ 
ਨੂੰ ਲੈ ਕੇ ਬਨ ਵਿਚ ਚਲੇ ਗਏ। (ਜਦੋਂ) ਦੁਪਹਿਰ ਵੇਲਾ ਹੋਇਆ ਤਾਂ 


ਕ੍ਰਿਸ਼ਨ ਵੱਛਿਆਂ 
ਜਮਨਾ ਦੇ ਕੌਢੇ ਉਤੇ ਚਲੇ ਗਏ, ਜਿਥੇ ਵੱਡਾ _ਭਾਰਾ ਤਲਾ ਸੀ। (ਉਸ ਤਲਾ ਵਿਚ ਰਹਿਣ 
ਵਾਲੇ) ਕਾਲੀ _ਨਾਗ _ਨੇ _ਜਦੋਂ _ਡੌਗਿਆ (ਤਾਂ) ਸਾਰੇ ਵੱਡੇ ਅਤੇ _ਗਵਾਲ ਬਾਲਕ ਪ੍ਰਾਣ _ਹੀਨ 

ਡਿਗ ਪਏ। _ਬਲਰਾਮ ਨੇ ਭਜ ਕੇ ਕ੍ਰਿਸ਼ਨ ਨੂੰ ਕਿਹਾ -- ਤੇਰੀ ਸਾਰੀ ਮਿੱਤਰ ਸੈਨਾ 
ਸੌਂਪ ਨੇ ਮਾਰ ਦਿੱਤੀ _ਹੈ।੨0੪। 
ਦੰਹਰਾ 

(ਸ੍ਰੀ ਕ੍ਰਿਸ਼ਨ ਨੇ) ਉਨ੍ਹਾਂ ਵਲ ਕ੍ਰਿਪਾ ਦ੍ਰਿਸ਼ਟੀ ਨਾਲ _ਵੇਖਿਆ _(ਤਾਂ ਉਹ) _ਸਾਰੀਆਂ 
ਗਊਆਂ, ਉਨ੍ਹਾਂ ਦੇ _ਬੌਚੇ _ਅਤੇ _ਸਾਰੇ _ਗਵਾਲ _ਬਾਲਕ _ਤੁਰਤ _ਜੀ _ਪਏ।੨0੫। 

ਉਸੇ ਵੇਲੇ ਉਠ ਕੇ (ਸਰੀ ਕ੍ਰਿਸ਼ਨ ਦੇ) ਚਰਨੀ ਲਗੇ ਅਤੇ ਵਡਿਆਈ ਕਰਨ _ਲਗੇ 
ਕਿ (ਤੁਸੀਂ) ਸਾਨੂੰ (ਅਜ) ਜੀਵਨ ਬਖਸ਼ਿਆ ਹੈ, _ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ 
ਹੰ।੨0੬। 


20 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਕਾਲੀ ਨਾਗ _ਨਾਥਬੋ 
ਦੰਹਰਾ 
ਗੋਪ ਜਾਨ ਕੈ ਆਪਨੇ ਕੀਨੇ _ਮਨੈ _ਬਿਚਾਰ। 
ਦੁਸਟ ਨਾਗ ਸਰ ਮੈ ਬਸੇ ਤਾ ਕੋ ਲੇਉ ਨਿਕਾਰ। ੨0੭। 
ਹਵੀਯਾਂ 
ਊਚ ਕਦੈਮਹਿ ਕੋ ਤਰੁ ਥੋ ਤਿਹ ਪੈ ਚੜਿ ਕੈ ਹਰਿ ਕੂਦ ਪਰਿਓ। 
ਤਿਨ ਸੰਕ ਕਰੀ ਮਨ ਮੈ ਨ ਕਛੂ ਫੁਨਿ ਧੀਰਜ ਗਾਢ ਧਰਿਯੋ ਨ _ਟਰਿਓ। 
ਮਨੁਖੋਸਤ ਲੌ ਜਲ ਉਚ _ਭਯੋ _ਨਿਕਸਿਯੋ ਤਬ ਨਾਗ ਬਡੋਂ ਨ ਡਰਿਯੋ। 
ਪਟ ਪੀਤ ਧਰੇ ਤਨ ਪੈ ਨਰ ਦੇਖਿ ਮਹਾ ਬਲਿ ਕੈ ਤਿਨ ਜੁਧ ਕਰਿਯੋ। ੨0੮। 


ਬਾਧ ਲਯੋ ਹਰਿ ਕੋ ਤਨ ਸੋ ਕਰ ਕੂੁਧ ਕਿਧੋ ਤਿਹ ਕੋ ਤਨ ਕਾਟੇ। 
ਢੀਲੋ ਰਹਿਯੋ ਹੁਇ ਪੈ ਹਰਿ ਜੀ ਪਿਖਿ ਯਾ ਰਨ ਕੇ ਹੀਯਰੇ ਫੁਨਿ ਫਾਟੇ। 
ਰੋਵਤ ਆਵਤ ਹੈ ਪਤਨੀ ਬ੍ਰਿਜ ਠੋਕਤ ਮੂੰਡ ਉਖਾਰਤ ਝਾਟੇ। 
ਆਇ ਹੈ ਮਾਰ ਉਸੈ ਨਹੀ ਰੋਵਹੁ ਨੰਦ ਇਹੈ ਕਹਿ ਕੈ ਇਨ ਡਾਟੇ। ੨0੯। 


ਕਾਨ੍ਹਿ ਲਪੇਟ ਬਡੋ ਵਹ ਪੰਨਗ ਫੂਕਤ ਹੈ ਕਰਿ ਕੂਰਧਹਿ ਕੈਸੇ। 

ਜਿਉਂ ਧਨ ਪਾਤਰ ਗਏ ਧਨ ਤੇ ਅਤਿ ਝੂਰਤ ਲੇਤ ਉਸਾਸਨ ਤੈਸੇ। 
ਬੋਲਤ ਜਿਉ ਧਮੀਆ ਹਰਿ ਮੈ ਸੁਰ ਕੈ ਮਧਿ ਸਵਾਸ ਭਰੇ ਵਹ ਐਸੇ। 
ਭੂਭਰ ਬੀਚ ਪਰੇ ਜਲ ਜਿਉਂ ਤਿਹ ਤੇ ਫੁਨਿ ਹੋਤ ਮਹਾ ਧੁਨਿ ਜੈਸੇ। ੨੧0। 


ਚਕ੍ਰਤ ਹੋਇ ਰਹੇ ਬ੍ਰਿਜ ਬਾਲਕ ਮਾਰ ਲਏ ਹਰਿ ਜੀ ਇਹ ਨਾਗੈ। 
ਦਛਨ ਤੀਅ ਭੁਜਾ ਗਹਿ ਕੈ ਇਹ ਮਤਿ ਲਗੈ ਦੁਖ ਅਉ ਸੁਖ ਭਾਗੈ। 
ਖੋਜਤ ਖੋਜਤ ਸਭੈ ਬ੍ਰਿਜ ਕੇ ਜਨ ਕਉਤਕ ਦੇਖਿ ਲਯੋ ਇਹ ਆਗੈ। 


ਸ੍ਯਾਮਹਿ ਸਯਾਮ ਬਡੋ __ਅਹਿ ਕਾਟਤ ਜਿਉ ਰੁਚ ਕੈ ਨਰ _ਖਾਵਤ ਸਾਗੈ। _੨੧੧। 


ਰੋਵਨ ਲਾਗ ਜਬੈ _ਜਸੁਦਾ ਚੁਪ ਤਾਹਿ ਕਰਾਵਤ ਪੈ ਜੁ ਅਲੀ ਹੈ। 

ਦੈਤ ਤ੍ਰਿਨਾਵਤ ਅਉਰ _ਬਕੀ ਵ _ਬਕਾਸੁਰ ਹਨੇ ਇਹ ਕਾਨ੍ਹ ਬਲੀ _ਹੈ। 
ਆਇ ਹੈ ਮਾਰ ਅਬੈ ਇਹ ਸਾਪਹਿ ਬੋਲਿ ਉਠਿਓ ਇਹ ਭਾਤ ਹਲੀ ਹੈ। 
ਤੋਰ ਡਰੈ ਸਭ ਹੀ ਇਹ ਕੇ ਫਨਿ ਪੈ ਕਰੁਨਾ ਨਿਧਿ ਜੋਰ ਛਲੀ ਹੈ। ੨੧੨। 


ਕ੍ਰਿਸਨਾਵਤਾਰ ੭੧ 


ਹੁਣ ਕਾਲੀ ਨਾਗ ਨੂੰ ਨੌਥਣ ਦਾ ਪ੍ਰਸੰਗ 
ਦੰਹਰਾ 
ਗੋਪ _(ਬਾਲਕਾਂ ਨੂੰ) ਆਪਣਾ ਜਾਣ ਕੇ (ਸ੍ਰੀ ਕ੍ਰਿਸ਼ਨ ਨੇ) ਮਨ ਵਿਚ ਵਿਚਾਰ _ਕੀਤਾ 
ਕਿ ਜੋ ਦੁਸ਼ਟ ਨਾਗ _(ਇਸ) _ਤਲਾ ਵਿਚ ਵਸਦਾ ਹੈ, ਉਸ ਨੂੰ ਕਢ 


ਕੁਦ ਪਿਆ। ਉਸ ਨੇ (ਛਾਲ ਮਾਰਨ ਵੇਲੇ) ਮਨ ਵਿਚ _ਕੁਝ ਵੀ ਸ਼ੰਕਾ ਨ ਕੀਤੀ ਸਗੋਂ 


ਵੇਖ 
ਕੇ) ਕ੍ਰਿਸ਼ਨ ਨ ਡਰਿਆ। ਸ਼ਰੀਰ ਉਤੇ ਪੀਲੇ ਕਪੜੇ ਪਾਏ ਹੋਏ ਮਨੁੱਖ ਨੂੰ ਵੇਖ ਕੇ ਮਹਾਨ 
ਬਲੀ (ਕਾਲੀ _ਨਾਗ _ਨੇ) _ਉਸ _ਨਾਲ _ ਯੁੱਧ _ਕਰਨਾ _ ਸ਼ੁਰੂ _ਕੀਤਾ।੨0੮। 


ਤਲਾ _ਉਤੇ ਚਲੀਆਂ) ਆ ਰਹੀਆਂ _ਹਨ _ਅਤੇ ਮੂੰਹ ਨੂੰ _ਪਿਟਦੀਆਂ _ਅਤੇ 
ਹਨ। ਨੰਦ ਉਨ੍ਹਾਂ ਨੂੰ ਇਹ ਕਹਿ ਕੇ ਡਾਂਟਦਾ ਹੈ ਕਿ (ਤੁਸੀਂ) ਨ ਰੋਵੋ, ਕ੍ਰਿਸ਼ਨ 


ਕਿਸ 

ਫੂੰਕਾਰੇ _ਮਾਰਦਾ ਹੈ ਜਿਵੇਂ (ਕੋਈ) _ਧਨਵਾਨ, _ਧਨ _ਦੇ ਚਲੇ _ਜਾਣ ਤੇ ਬਹੁਤ _ਝੂਰਦਾ ਹੈ 
ਅਤੇ ਠੰਡੇ _ਹੌਕੇ ਲੈਂਦਾ ਹੈ। (ਜਾਂ) ਜਿਵੇਂ ਧੌਕਣੀ ('ਧਮੀਆ”) ਬੋਲਦੀ ਹੈ, ਪਾਣੀ ਵਿਚੋਂ ਸੱਪ 
ਦੇ ਫੁੰਕਾਰੇ ਨਾਲ _ਇਸ ਤਰ੍ਹਾਂ ਦੀ ਸੁਰ ਪੈਂਦਾ ਹੁੰਦੀ ਹੈ। ਜਾਂ ਜਿਵੇਂ ਭੁੱਬਲ ਵਿਚ ਪਾਣੀ 
ਪੈ ਜਾਵੇ ਤਾਂ ਉਸ ਵਿਚੋਂ (ਸੂ ਸੂੰ ਦੀ) ਭਾਰੀ ਆਵਾਜ਼ _ਆਉਂਦੀ _ਹੈ।੨੧0। 

ਬੂਜ _ਬਾਲਕ _ਹੈਰਾਨ ਹੋ ਕੇ (ਕਹਿ) ਰਹੇ ਹਨ, (ਕਿ) ਸ੍ਰੀ ਕ੍ਰਿਸ਼ਨ ਇਸ ਨਾਗ ਨੂੰ 
ਮਾਰ _ਲੈਣਗੇ। ਸੂਝਵਾਨ ਇਸਤਰੀਆਂ (ਇਕ ਦੂਜੇ ਦੀ) ਬਾਂਹ ਫੜ ਕੇ ਕਹਿ ਰਹੀਆਂ ਸਨ 
ਕਿ ਇਸ (ਸ੍ਰੀ ਕ੍ਰਿਸ਼ਨ) ਨੂੰ ਕੋਈ ਦੁਖ ਹੋ ਗਿਆ (ਤਾਂ ਸਾਰਿਆਂ ਦੇ) ਸੁਖ ਨਸ਼ਟ ਹੋ ਜਾਣਗੇ। 
(ਉਧਰੋਂ) ਬੁੂਜ ਦੇ ਸਾਰੇ ਲੋਕ _ਲਭਦੇ _ਲਭਦੇ (ਉਥੇ _ਆ ਗਏ ਅਤੇ) ਅਗੇ (ਹੋ ਕੇ) ਇਹ 
ਵੇਖ ਲਿਆ (ਕਿ) ਕਾਲੇ (ਕ੍ਰਿਸ਼ਨ) ਨੂੰ ਵੱਡਾ _ਕਾਲਾ ਸੱਪ (ਇੰਜ) ਕਟ ਰਿਹਾ ਹੈ, ਜਿਵੇਂ 


ਕੋਈ ਵਿਅਕਤੀ ਰੁਚੀ _ਪੂਰਵਕ _ਸਾਗ _ ਖਾਂਦਾ _ ਹੈ।੨੧੧। 

ਜਦੋਂ _ਜਸੋਧਾ ਰੋਣ ਲਗੀ _ਤਾਂ ਉਸ ਦੀਆਂ _ ਸਹੇਲੀਆਂ _ਚੁਪ _ਕਰਾਉਂਦੀਆਂ _ ਹਨ। 
(ਕਹਿੰਦੀਆਂ ਹਨ ਕਿ) ਇਹ ਕਾਨ੍ਹ ਬੜਾ ਬਲਵਾਨ ਹੈ (ਜਿਸ ਨੇ) 'ਤ੍ਰਿਣਾਵਤ” ਅਤੇ _ਬਕੀ 
ਤੇ _ਬਕਾਸੁਰ ਦੈੱਤ ਨੂੰ ਮਾਰ ਮੁਕਾਇਆ _ਸੀ। _ਬਲਰਾਮ _ਨੇ (ਕੋਲੋਂ ਹੀ) ਕਹਿ ਦਿੱਤਾ ਕਿ 
ਇਸ ਸੌਂਪ ਨੂੰ ਮਾਰ ਕੇ ਹੁਣੇ ਹੀ ਸ੍ਰੀ ਕ੍ਰਿਸ਼ਨ ਆ ਜਾਂਦੇ ਹਨ। ਕ੍ਰਿਪਾ ਦੇ ਸਮੁੰਦਰ (ਕ੍ਰਿਸ਼ਨ) 
ਜ਼ੋਰ ਤੇ ਛਲ (ਵਿਚ ਬਹੁਤ ਅਧਿਕ ਹਨ), ਇਸ ਦੇ ਸਾਰੇ ਫਨਾਂ ਨੂੰ ਤੋੜ _ਸੁਟਣਗੇ।੨੧੨। 


੭ ਦੇ 


ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਲਾਲ 
ਨਵੀਸਾ 
ਜਾਨਿ ਦੁਖੀ ਅਪਨ੍ਯੋ ਜਨ ਕੌ _ਅਪਨੋ ਤਨ ਤਾ ਤੈ ਛਡਾਇ ਲਯੋ_ਹੈ 
ਬਕਤ੍ਰ _ਬਿਲੋਕ ਬਡੋ ਵਹ ਪੰਨਗ ਪੈ ਮਨ ਭੀਤਰ ਕ੍ਧ ਭਯੋ ਹੈ 
ਸਉ ਫਨ ਕੋ ਸੁ ਫੁਲਾਇ ਉਚਾਇ ਕੈ ਸਾਮੁਹਿ ਤਾਹਿ ਕੇ ਧਾਇ ਗਯੋ ਹੈ 
ਕੂਦ ਕੈ ਕਾਨ੍ਹ ਬਚਾਇ ਕੈ ਦਾਵਹਿ ਉਪਰਿ ਮਾਥ ਜੁ ਠਾਢੋ ਭਯੋ _ਹੈ। ੨੧੩। 


ਕੂਦਤ ਹੈ ਚੜਿ ਸਿਰ ਉਪਰਿ ਸੂਉਨ ਸੰਬੂਹ ਚਲੈ ਸਿਰ ਤਾ ਤੇ। 
ਪ੍ਰਾਨ ਲਗੇ ਛੁਟਨੇ ਜਬ ਹੀ ਛਿਨ ਮੈਨ ਗਈ ਉਡ ਕੈ ਮੁਖਰਾ ਤੇ 
ਤਉ ਹਰਿ ਜੀ ਬਲਿ ਕੈ ਤਨ ਕੋ ਸਰ ਤੀਰ ਨਿਕਾਸ ਲਯੋ ਬਹੁ ਭਾਤੇ। 
ਜਾਤ ਬਡੋਂ ਸਰ ਤੀਰ ਬਹਿਯੋ _ਰਸਰੇ ਬੰਧ ਖੈਚਤ ਹੈ ਚਹੂੰ _ਘਾਤੇ। ੨੧੪। 


ਕਾਲਾਂ ਨਗ_ਕੰ ਤੋਂ _ਲਾਦ" 
ਹਾਵੀਯਾਂ 
ਤਉ ਤਿਹ ਕੀ ਤ੍ਰਿਯਾ ਸਭ ਹੀ ਸੁਤ ਅੰਜੁਲ ਜੋਰ ਕੈ ਯੌ ਘਿਘਯਾਵੈ। 
ਰਛ ਕਰੋ ਇਹ ਕੀ ਹਰਿ ਜੀ ਤੁਮ ਧੈ ਬਰੂ ਦਾਨ ਇਹੈ ਹਮ ਪਾਵੈ। 
ਅੰਮ੍ਹਿਤ ਦੇਤ ਵਹੈ ਹਮ ਲਿਆਵਤ ਬਿਖ ਦਈ ਵਹ ਹੀ ਹਮ ਲਿਆਵੈ। 
ਦੋਸ ਨਹੀ ਹਮਰੇ ਪਤਿ ਕੋ ਕਛੁ ਬਾਤ ਕਹੈ ਅਰੁ ਸੀਸ ਝੁਕਾਵੈ। ੨੧੫। 


ਤਾਸ ਬਡੋ ਅਹਿ ਕੇ ਰਿਪੁ ਕੋ ਕਰਿ ਭਾਗਿ ਸਰਾ ਮਧਿ ਆਇ ਛਪੇ ਥੇ। 
ਗਰਬੁ ਬਡੋ ਹਮਰੇ ਪਤਿ ਮੈ ਅਬ ਜਾਨਿ ਹਗੈ ਹਰਿ ਨਾਹਿ ਜਪੇ ਥੇ। 

ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਤੈ ਦਸ ਰਾਵਨ ਸੀਸ ਕਪੇ_ਥੇ। 

ਮੂਰਖ ਬਾਤ ਜਨੀ ਨ ਕਛੂ ਪਰਵਾਰ ਸਨੈ ਹਮ ਇਉ ਹੀ ਖਪੇ ਥੇ। ੨੧੬। 


ਕਾਨੂ ਭਾਲ ਕਾਲੀ ਸੋਂ 
ਹਵੀਯਾਂ 
ਬੋਲਿ ਉਠਿਓ ਤਬ ਇਉ ਹਰਿ ਜੀ ਅਬ ਫਛਾਡਤ ਹਉ ਤੁਮ ਦਛਨਿ ਜਈਯੋ। 
ਰੰਚਕ ਨ ਬਸੀਯੋ ਸਰ ਮੈ ਸਭ ਹੀ ਸੁਤ ਲੈ ਸੰਗ ਬਾਟਹਿ ਪਈਸੋ 
ਸੀਘ੍ਰਤਾ ਐਸੀ ਕਰੋਂ ਤੁਮ ਹੂੰ _ਤਿਰੀਆ ਲਈਯੋ ਅਰੁ ਨਾਮੁ ਸੁ ਲਈਯੋ 
ਛੋਡਿ ਦਯੋ ਹਰਿ ਨਾਗ ਬਡੋ _ਥਕਿ ਜਾਇ ਕੈ ਮਧਿ ਬਰੇਤਨ ਪਈਜਯੋ। _੨੧੭। 


%. 


“ਕਾਲੀ ਨਾਗ _ਕੀ_ਤ੍ਰਿਯੋਸੁਤ ਬਾਚ ਕਾਨ੍ਹ ਜੂ ਸੋ” 


ਕ੍ਰਿਸਨਾਵਤਾਰ ੭ ੩ 


ਕਵਾੰ ਨੰ #ਕੈਹਾ -- 
ਮਾਵੀਲ” 

(ਜਦੋਂ _ਸੂੀ ਕ੍ਰਿਸ਼ਨ ਨੇ) ਆਪਣੇ ਲੋਕਾਂ ਨੂੰ ਦੁਖੀ ਜਾਣਿਆਂ ਤਦੋਂ ਆਪਣੇ ਸ਼ਰੀਰ ਨੂੰ 
ਉਸ ਕੋਲੋਂ ਛੁੜਵਾ ਲਿਆ। ਉਸ ਸੱਪ ਦੇ ਵੱਡੇ ਮੂੰਹ ਨੂੰ ਵੇਖ ਕੇ ਫਿਰ ਇਨ੍ਹਾਂ ਦੇ ਮਨ ਵਿਚ 
ਕ੍ਰੋਧ ਪੈਦਾ ਹੋ_ਗਿਆ। (ਉਹ ਸੱਪ ਵੀ ਆਪਣੇ) ਸੌ ਫਣਾਂ ਨੂੰ ਖਿਲਾਰ ਕੇ ਅਤੇ ਉੱਚਾ 
ਕਰ ਕੇ (ਕ੍ਰਿਸ਼ਨ) ਦੇ ਸਾਹਮਣੇ ਧੁਸ ਦੇ ਕੇ ਗਿਆ। ਸ੍ਰੀ ਕ੍ਰਿਸ਼ਨ ਦਾਉ ਬਚਾ ਕੇ ਅਤੇ 
ਪਲਾਕੀ ਮਾਰ ਕੇ (ਉਸ ਦੇ) ਸਿਰ ਉਤੇ ਚੜ੍ਹ _ਕੇ _ਖੜੋ _ਗਏ। _੨੧੩। 

ਉਸ ਦੇ ਸਿਰ ਉਤੇ ਚੜ੍ਹ ਕੇ (ਸ੍ਹੀ ਕ੍ਰਿਸ਼ਨ) ਕੁੱਦਦੇ ਹਨ, ਜਿਸ ਕਰ ਕੇ (ਉਸ ਦੇ) 
ਸਾਰਿਆਂ ਸਿਰਾਂ ਵਿਚੋਂ ਲਹੂ _ਵਗ ਰਿਹਾ ਹੈ। ਜਦ _ਉਸ ਦੇ ਪ੍ਰਾਣ ਛੁਟਣ ਲੌਗੇ ਤਾਂ ਛਿਣ 
ਵਿਚ ਹੀ ਚੇਹਰੇ ਦੀ ਸ਼ੋਭਾ (ਮੈਨ) ਉਡ _ਗਈ। _ਤਦ ਸ੍ਰੀ ਕ੍ਰਿਸ਼ਨ ਨੇ ਕਈ ਤਰ੍ਹਾਂ ਨਾਲ 
ਜ਼ੋਰ ਲਗਾ ਕੇ ਉਸ ਦੇ ਸ਼ਰੀਰ ਨੂੰ ਤਲਾ ਦੇ ਕੈਢੇ ਉਤੇ ਕਢ _ਲਿਆਉਂਦਾ। ਸਰੋਵਰ ਦੇ 
ਕੰਢੇ ਉਤੇ (ਪਾਣੀ ਦੇ) ਜ਼ਿਆਦਾ ਵਹਾ ਕਰਕੇ ਚੌਹਾਂ ਪਾਸਿਆਂ ਤੋਂ ਰੱਸੇ ਬੰਨ ਕੇ ਉਸ ਨੂੰ 
ਖਿਚ _ਲਿਆ। _ ੨੧੪ 
ਕਾਲੀ ਨਾਨ _ਦੇਆੱ /ਟਸ਼ਤਰੀਆਂ ਨੇ /ਨੈਹਾ -- 
ਮਾਵੀਲ” 


ਤਦੋਂ ਉਸ _ਦੀਆਂ _ਸਾਰੀਆਂ ਇਸਤਰੀਆਂ ਪੁੱਤਰਾਂ ਸਹਿਤ ਹੱਥ ਜੋੜ ਕੇ ਇਸ ਤਰ੍ਹਾਂ 
ਗਿੜ-ਗਿੜਾਉਣ ਲੱਗੀਆਂ _-- ਹੇ ਹਰੀ ਜੀ! ਇਸ ਦੀ ਰਖਿਆ _ਕਰੋਂ। _ਇਹੋਂ _ ਵਰਦਾਨ 
ਅਸੀਂ ਤੁਹਾਡੇ ਪਾਸੋਂ _ਹਾਸਲ _ਕਰਨਾ ਚਾਹੁੰਦੀਆਂ ਹਾਂ। ਜੇ ਤੁਸੀਂ ਅੰਮ੍ਰਿਤ ਦਿੱਤਾ ਹੁੰਦਾ (ਤਾਂ) 
ਅਸੀਂ ਉਹੀ _ਲਿਆਉਂਦੀਆਂ; _ਪਰ (ਤੁਸਾਂ) ਬਿਖ ਦਿੱਤੀ ਹੈ, ਉਹੀ ਅਸੀਂ ਲਿਆਈਆਂ ਹਾਂ। 
(ਇਸ ਲਈ) ਸਾਡੇ ਪਤੀ ਦਾ ਕੁਝ ਦੋਸ਼ ਨਹੀਂ ਹੈ। (ਇਹ) ਗੱਲ ਕਹੀ ਅਤੇ ਸਿਰ ਝੁਕਾ 
ਕੇ _(ਖੜੋਂ _ਰਹੀਆਂ)। _ ੨੧੫ 

(ਨਾਗ _ਪਤਨੀਆਂ ਨੇ ਫਿਰ ਕਿਹਾ -- ਹੇ ਪ੍ਰਭੂ! ਸਾਨੂੰ) _ਗਰੂੜ _ਦਾ _ਬਹੁਤ _ਡਰ 
ਰਹਿੰਦਾ ਹੈ, (ਇਸ ਲਈ) ਭਜ ਕੇ (ਅਸੀਂ ਇਸ) ਤਲਾ ਵਿਚ ਲੁਕ ਰਹੇ ਸਾਂ। (ਪਰ) ਸਾਡੇ 
ਪਤੀ (ਦੇ ਮਨ) ਵਿਚ ਬਹੁਤ ਹੰਕਾਰ ਹੈ, (ਇਸ ਲਈ) ਹੁਣ ਆਪਣੇ ਆਪ ਨੂੰ (ਹੀ ਸਭ ਤੋਂ 
ਵੱਡਾ) ਜਾਣਦੇ ਸਨ। (ਇਸੇ ਲਈ) ਹੇ ਹਰੀ! (ਆਪ ਨੂੰ) ਜਾਣ ਨਹੀਂ ਸਕੇ ਸਨ। ਹੇ ਜਗਤ 
ਦੇ ਸੁਆਮੀ! ਹੇ ਕ੍ਰਿਪਾ ਦੇ ਸਮੁੰਦਰ! ਤੁਸੀਂ (ਰਾਮ ਰੂਪ ਹੋ ਕੇ) ਰਾਵਣ ਦੇ ਦਸ ਸਿਰ ਵੱਢੇ 
ਸਨ। (ਅਸੀਂ) ਪਰਿਵਾਰ (ਦੇ ਮੋਹ ਵਿਚ) ਖਚਿਤ ਹੋਏ ਸਾਂ (ਅਤੇ ਅਸੀਂ) ਮੂਰਖਾਂ (ਨੇ ਕੋਈ 
ਵੀ) ਗੌਲ ਨਹੀਂ ਜਾਣੀ ਸੀ, ਇਸ ਕਰ ਕੇ (ਹੁਣ) ਨਾਸ਼ ਨੂੰ ਪ੍ਰਾਪਤ ਹੋਏ ਹਾਂ।੨੧੬। 


ਕਰ, ਇਸਤਰੀਆਂ ਨੂੰ ਲੈ ਕੇ (ਤੁਰ ਜਾ)। 
(ਜੇ _ਗਰੜ ਕੁਝ ਕਹੇ, ਤਾਂ ਮੇਰਾ) ਨਾਮ ਲੈਣਾ। (ਜਦ) ਸ੍ਰੀ ਕ੍ਰਿਸ਼ਨ ਨੇ ਵੱਡੇ ਨਾਗ ਨੂੰ ਛਡ 
ਕੇ ਵਿਚ 


੭੪ ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਲਾਲ 
੭ਵੀਸਾ 
ਹੇਰਿ ਬਡੋਂ ਹਰਿ ਭੈ ਵਹ ਪੰਨਗ ਪੈ ਅਪਨੇ ਗ੍ਰਿਹ ਕੋ ਉਠਿ ਭਾਗਾ। 
ਬਾਰੂ ਕੇ ਮਧਿ ਗਯੋ ਪਰ ਕੈ ਜਨ ਸੋਇ ਰਹਿਯੋ ਸੁਖ ਕੈ ਨਿਸਿ ਜਾਗਾ। 
ਗਰਬ ਗਯੋ ਗਿਰ ਕੈ ਤਿਹ ਕੋ ਰਨ ਕੈ ਹਰਿ ਕੇ ਰਸ ਸੋ ਅਨੁਰਾਗਾ। 
ਲੇਟ ਰਹਿਓ ਕਰ ਕੇ ਉਪਮਾ ਇਹ ਡਾਰਿ ਚਲੇ ਕਿਰਸਾਨ ਸੁਹਾਗਾ। ੨੧੮। 


ਸੁਧਿ ਭਈ ਜਬ ਹੀ ਉਹ ਕੋ ਤਬ ਹੀ ਉਠ ਕੈ ਹਰਿ ਪਾਇਨ ਲਾਗਿਓ। 
ਪਉਢਿ ਰਹਿਓ ਥਕ ਕੈ ਸੁਨਿ ਮੋ ਪਤਿ ਪਾਇ ਲਗਿਓ ਜਬ ਹੀ ਫੁਨਿ ਜਾਗਿਓ। 
ਦੀ ਧਰਿ ਮੋਰਿ ਸੁ ਨੈਕੁ ਬਿਖੈ ਤੁਮ ਕਾਨ੍ਹ ਕਹੀ ਤਿਹ ਕੋ ਉਠਿ ਭਾਗਿਓ। 
ਦੇਖਿ ਲਤਾ ਤੁਮ ਕਉ ਨ ਬਧੈ ਮਮ ਬਾਹਨ ਮੋ ਰਸ ਮੋ ਅਨੁਰਾਗਿਓ। ੨੧੯। 


/ਏਤ ਨੰ _ਘੰਝੜ੍ਹ ਨਾਟਕ ਕੁੰਲੇ /ਸਨਾਵਤਾਨੇ ਕਾਲੀ ਨਾ _/ਨੋਕਾਰਲਂ _ਲਰਨਨੰ/ 


ਅਥ ਦਾਨ ਦੀਬੋ 
ਹਵੀਯਾਂ 
ਨਾਗਿ _ਬਿਦਾ ਕਰਿ ਕੈ ਗਰੜਧੂਜ ਆਇ _ਮਿਲਿਓ ਅਪੁਨੇ _ਪਰਵਾਰੈ। 
ਧਾਇ ਮਿਲਿਓ ਗਰੇ ਤਾਹਿ ਹਲੀ ਅਰੁ ਮਾਤ ਮਿਲੀ ਤਿਹ ਦੂਖ ਨਿਵਾਰੈ। 
ਸ੍ਰਿੰਗ” ਧਰੇ ਹਰਿ ਧੇਨ ਹਜਾਰ ਤਬੈ ਤਿਹ ਕੇ ਸਿਰ ਊਪਰਿ ਵਾਰੈ। 
ਸ੍ਯਾਮ ਕਹੈ ਮਨ ਮੋਹ ਬਢਾਇ ਬਹੁ ਪੁਨ ਕੈ ਬਾਮਨ ਕੋ ਦੈ ਡਾਰੈ। ੨੨0। 


ਲਾਲ ਮਨੀ ਅਰੁ ਨਾਗ ਬਡੇ ਨਗ ਦੇਤ ਜਵਾਹਰ ਤੀਛਨ ਘੋਰੇ। 
ਪੁਹਕਰ ਅਉ ਬਿਰਜੇ ਚੁਨਿ ਕੈ ਜਰਬਾਫ ਦਿਵਾਵਤ ਹੈ ਦਿਜ ਜੋਰੇ। 
ਮੋਤਿਨਿ ਹਾਰ ਹੀਰੇ ਅਰੁ _ਮਾਨਿਕ ਦੇਵਤ ਹੈ ਭਰਿ ਪਾਨਨ ਬੋਰੇ। 
ਕੰਚਨ ਰੋਕਿਨ ਕੇ ਗਹਨੇ ਗੜਿ ਦੇਤ ਕਹੈ ਸੁ ਬਚੇ ਸੁਤ ਮੋਰੇ। ੨੨੧। 


ਅਥ _ਦਾਵਾਨਲ ਕਥਨੰ 
ਹਵੀਯਾਂ 
ਹੋਇ ਪ੍ਰਸੈਨਿ ਸਭੇ ਬ੍ਰਿਜ ਕੇ ਜਨ ਰੈਨ ਪਰੇ ਘਰ ਭੀਤਰਿ ਸੋਏ। 
ਆਗ ਲਗੀ _ਸੁਦਿਸਾ ਬਿਦਿਸਾ ਮਧਿ ਜਾਗ ਤਬੈ ਤਿਹ ਤੇ ਡਰਿ ਰੋਏ। 


੧. “ਸਿੰਘ! 


ਕ੍ਰਿਸਨਾਵਤਾਰ 0 


ਉਹ ਸੱਪ ਸ੍ਰੀ ਕ੍ਰਿਸ਼ਨ ਦਾ ਬੜਾ ਡਰ ਮੰਨ ਕੇ, ਫਿਰ ਆਪਣੇ ਘਰ ਨੂੰ ਉਠ ਕੇ 
ਭਜ _ਗਿਆ। ਰੇਤ ਦੇ ਵਿਚ ਗਿਆ (ਤਾਂ ਉਸ) ਉਤੇ ਇਸ ਤਰ੍ਹਾਂ ਪੈ ਗਿਆ ਜਿਵੇਂ ਜਗਰਾਤਾ 
ਸੁਖ ਨਾਲ ਸੌਂ_ਰਿਹਾ ਹੈ। (ਕ੍ਰਿਸ਼ਨ ਨਾਲ) ਯੁੱਧ ਕਰ ਕੇ ਉਸ ਦੇ (ਮਨ ਵਿਚੋਂ) 
ਹੰਕਾਰ ਖਤਮ ਹੋ_ਗਿਆ ਅਤੇ ਹਰਿ ਦੇ ਪ੍ਰੇਮ ਰਸ ਵਿਚ ਮਗਨ ਹੋ ਗਿਆ। (ਕ੍ਰਿਸ਼ਨ ਦੀ) 
ਇਸ ਤਰ੍ਹਾਂ ਲੇਟ ਰਿਹਾ ਹੈ, (ਜਿਵੇਂ) ਕਿਸਾਨ (ਖੇਤ _ਵਿਚ) ਸੁਹਾਗਾ ਸੁਟ 
ਕੇ (ਘਰ ਨੂੰ) ਤੁਰ ਜਾਂਦਾ _ਹੈ।੨੧੮। 
ਜਦੋਂ ਉਸ ਨੂੰ ਹੋਸ਼ ਆਈ ਤਦੋਂ ਉਠ ਕੇ ਹਰਿ ਦੇ ਚਰਨਾਂ ਉਤੇ ਡਿਗ ਪਿਆ (ਅਤੇ 
ਕਹਿਣ ਲਗਾ[) ਹੇ ਮੇਰੇ ਸੁਆਮੀ! ਸੁਣੋ। (ਮੈਂ) ਥਥਕ ਕੇ ਲੇਟ ਗਿਆ ਸਾਂ, ਜਦੋਂ ਜਾਗਿਆ 
ਤਾਂ ਚਰਨਾਂ ਦੀ ਛੋਹ ਪ੍ਰਾਪਤ ਕਰਨ ਆ _ਗਿਆ। ਹੇ ਕ੍ਰਿਸ਼ਨ! (ਜੋ) ਥਾਂ ਤੁਸੀਂ ਮੈਨੂੰ ਦਿੱਤੀ 
ਹੈ, ਉਹ ਮੇਰੇ ਲਈ ਚੰਗੀ _ਹੈ। (ਇਹ ਗੱਲ) ਕਹੀ ਅਤੇ ਉਧਰ ਨੂੰ ਹੀ ਉਠ ਕੇ ਭਜਿਆ। 
(ਕ੍ਰਿਸ਼ਨ ਨੇ _ਕਿਹਾ--) ਤੇਰੇ ਸਿਰ ਉਤੇ ਮੇਰੇ ਪੈਰਾਂ ਦਾ (ਨਿਸ਼ਾਨ) ਵੇਖ ਕੇ, _(ਗਰੁੜ) ਤੈਨੂੰ 
ਨਹੀਂ _ਮਾਰੇਗਾ, ਕਿਉਂਕਿ ਮੇਰਾ ਵਾਹਨ _(ਗਰੁੜ) ਮੇਰੇ ਪ੍ਰੇਮ ਰਸ _ਵਿਚ ਪੂਰੀ ਤਰ੍ਹਾਂ ਭਰਿਆ 
ਹੋਇਆ _ਹੈ।੨੧੯। 
/ਏਲੋਂ ਡੀ ਲਚਤ੍ੂਹ ਨਾਟਕ ਕੁੰਭ ਦੇ /ਕੈ੍‌ਸ਼ਨਾਵਤਾਰ ਦੇ ਕਾਲਾਂ ਨਾਲਾ 
ਕੱਢਣ ਦੇ ਪੁਸੰਨ ਦੀ ਆ੫ਤਾੰ/ 
ਹੁਣ ਦਾਨ ਦੇਣ ਦਾ ਪ੍ਰਸੰਗ 


ਲਾਲ ਵਡੇ 
ਘੋੜੇ, ਨੀਲਮ, _ਫਰੋਜ਼ੇ ਤੇ ਮਾਣਕ, ਚੁਣ 
ਕੇ 7 ਦੇ ਹਾਰ, ਹੀਰੇ ਤੇ ਮਾਣਕਾਂ ਦੇ ਬੁਕ ਭਰ ਭਰ ਕੇ 
ਹੈ। ਖਾਲਸ _ਸੋਨੇ _ਦੇ _ਗਹਿਣੇ _ਘੜਵਾ ਕੇ _(ਮਾਤਾ _ਜਸੋਧਾ ਬ੍ਰਾਹਮਣਾਂ ਨੂੰ) ਦੇ ਕੇ ਕਹਿੰਦੀ 
ਹੈ 


ਕਿ (ਸ਼ੁਕਰ ਹੈ) ਮੇਰਾ ਪੁੱਤਰ (ਕਾਲੀ ਪਾਸੋਂ) ਬਚ _ਗਿਆ ਹੈ। _੨੨੧। 


ਹੁਣ ਦਾਵਾਨਲ ਦਾ ਕਥਨ 


(ਕਾਲੀ _ਨਾਗ _ਦੇ _ਜਾਣ ਨਾਲ) ਸਾਰੇ _ਬੂਜ _ਵਾਸੀ ਪੁਸੰਨ ਹੋ ਕੇ ਰਾਤ ਪੈਣ ਤੇ 
ਘਰੀ ਜਾ ਕੇ ਸੋਂ ਗਏ। (ਸਵੇਰੇ) ਉਠ ਕੇ ਦਸਾਂ ਦਿਸ਼ਾਵਾਂ ਵਿਚ ਹੀ _ਔਗ _ਲਗੀ ਵੇਖੀ 
(ਤਾਂ ਬ੍ਰਜਵਾਸੀ) ਉਸ ਤੋਂ ਡਰ ਕੇ ਰੋਣ ਲਗੇ। (ਫਿਰ) ਉਨ੍ਹਾਂ ਦੇ (ਮਨ ਵਿਚ) ਵਿਚਾਰ 


੭ ੬ 


ਸੀ _ਦਸਮ-ਗ੍ਰੰਥ _ਸਾਹਿਬ 


ਰਛ ਕਰੈ ਹਮਰੀ ਹਰਿ ਜੀ ਇਹ ਚਿਤਿ ਬਿਚਾਰਿ ਤਹਾ ਕਹੁ ਹੋਏ 
ਦ੍ਹਿਗ ਬਾਤ ਕਹੀ ਕਰੁਨਾ ਨਿਧਿ ਮੀਚ ਲਯੋ _ਇਤਨੈ ਸੁ ਤਊ ਦੁਖ ਖੋਏ। ੨੨੨ 


ਮੀਚ ਲਏ ਦ੍ਰਿਗ ਜਉ ਸਭ ਹੀ ਨਰ ਪਾਨ ਕਰਿਯੋ _ਹਰਿਜੀ ਹਰਿਦੋ ਤਉ 
ਦੋਖ ਮਿਟਾਇ ਦਯੋ ਪੁਰ ਕੋ ਸਭ ਹੀ ਜਨ ਕੇ ਮਨ ਕੋ ਹਨਿ ਦਯੋ ਭਉ। 
ਚਿੰਤ ਕਛੂ ਨਹਿ ਹੈ ਤਿਹ ਕੋ ਜਿਨ ਕੋ ਕਰੁਨਾਨਿਧਿ ਦੂਰ ਕਰੈ ਖਉ। 

ਦੂਰ ਕਰੀ ਤਪਤਾ ਤਿਹ ਕੀ ਜਨੁ ਡਾਰ ਦਯੋ ਜਲ ਕੋ_ ਛਲ ਕੈ ਰਉ। ੨੨੩। 


ਕਾਭਤੁ 
ਆਥੈ ਮਿਟਵਾਇ ਮਹਾ ਬਪੁ ਕੋ _ਬਢਾਇ ਅਤਿ 
ਸੁਖ ਮਨਿ ਪਾਇ ਆਗਿ ਖਾਇ ਗਯੋ _ਸਾਵਰਾ। 
ਲੋਕਨ ਕੀ ਰਛਨ ਕੇ ਕਾਜ ਕਰੁਨਾ ਕੇ ਨਿਧਿ 
ਮਹਾ ਛਲ _ਕਰਿ ਕੈ ਬਚਾਇ ਲਯੋ _ਗਾਵਰਾ। 
ਕਹੈ ਕਬਿ ਸਯਾਮ ਤਿਨ ਕਾਮ ਕਰਿਓ ਦੁਖੁ ਕਰਿ 
ਤਾ ਕੋ ਫੁਨਿ ਫੈਲ ਰਹਿਓ ਦਸੋ ਦਿਸ ਨਾਵਰਾ। 
ਦਿਸਟਿ ਬਚਾਇ ਸਾਥ _ਦਾਤਨ ਚਬਾਇ 
ਸੋ ਤੋਂ ਗਯੋ ਹੈ ਪਚਾਇ ਜੈਸੇ ਖੇਲੇ ਸਾਂਗ ਬਾਵਰਾ। ੨੨੪੧ 
/ਇਤੇ ਨ _।ਸ਼ਨਾਵਤਾਨੇ _ਟਾਵਾਨਲ ਤੇ _ਯਲੰਲੋ _ਠਰਨਨੰ/ 
ਅਥ _ਗੋਪਿਨ ਸੋ ਹੋਲੀ ਖੇਲਬੋ 
੭ਾਵੀੰਯਾ 
ਮਾਘ _ਬਿਤੀਤ ਭਏ ਰੁਤਿ ਫਾਗੁਨ ਆਇ ਗਈ ਸਭ ਖੇਲਤ ਹੋਰੀ 
ਗਾਵਤ ਗੀਤ _ਬਜਾਵਤ ਤਾਲ ਕਹੈ ਮੁਖ ਤੇ ਭਰੂਆ ਮਿਲਿ ਹੋਰੀ 
ਡਾਰਤ ਹੈ _ਅਲਿਤਾ _ਬਨਿਤਾ ਛਟਿਕਾ ਸੈਗਿ _ਮਾਰਤ _ਬੈਸਨ ਥੋਰੀ। 
ਖੇਲਤ _ਸ੍ਯਾਮ _ਧਮਾਰ ਅਨੂਪ ਮਹਾ ਮਿਲਿ ਸੁੰਦਰਿ ਸਸਾਵਲ _ਗੋਰੀ। ੨੨੫ 


ਅੰਤ ਬਸੰਤ ਭਏ ਰੁਤਿ ਗ੍ਰੀਖਮ ਆਇ ਗਈ ਹਰ ਖੇਲ ਮਚਾਇਓ। 

ਆਵਹੁ ਮਿਕ ਦੁਹੂੰ ਦਿਸ ਤੇ ਤੁਮ ਕਾਨ੍ਹ ਭਏ ਧਨਠੀ ਸੁਖ ਪਾਯੋ। 

ਦੈਤ ਪ੍ਰਲੰਬ ਬਡੋ ਕਪਟੀ ਤਬ ਬਾਲਕ ਰੂਪ ਧਰਿਯੋ ਨ ਜਨਾਯੋ 

ਕੰਧ ਚੜਾਇ _ਹਲੀ ਕੋ ਉਡਿਓ ਤਿਨਿ ਮੂਕਨ ਸੋ ਧਰਿ ਮਾਰਿ ਗਿਰਾਯੋ। ੨੨੬। 


ਕੇਸਵ ਰਾਮ ਭਏ ਧਨਠੀ ਮਿਕ ਬਾਲ ਕਏ ਤਬ ਹੀ ਸਭ ਪਿਆਰੇ। 
ਦੈਤ ਮਿਕਿਯੋ ਸੁਤ ਨੰਦਹਿ ਕੇ ਸੈਗਿ ਖੇਲਿ ਜਿਤ੍ਯੋ ਮੁਸਲੀ ਹਰਿ ਹਾਰੇ 


ਕ੍ਰਿਸਨਾਵਤਾਰ ੭੭ 


ਆਇਆ ਕਿ ਕ੍ਰਿਸ਼ਨ ਹੀ ਸਾਡੀ ਰਖਿਆ _ਕਰੇਗਾ। (ਇਸ ਲਈ ਸਾਰੇ) ਕ੍ਰਿਸ਼ਨ ਕੋਲ _ਗਏ। 
2 ) ਗੱਲ ਕਹੀ, (ਕਿ) ਅੱਖਾਂ ਮੀਟ ਲਵੋ, 


ਹੀ 
ਕਰ 
ਤੈ 
ਤੂਂ 
ਰੈ 
ਕੂ 


ਹੋਂਵੇ।੨੨੩। 
ਕਾ/ਠਾੱਤਾ 

ਸਾਵਲੇ ਕ੍ਰਿਸ਼ਨ ਨੇ (ਲੋਕਾਂ ਪਾਸੋਂ) ਅਖਾਂ ਬੰਦ ਕਰਵਾ ਕੇ ਆਪਣੇ ਸ਼ਰੀਰ ਨੂੰ ਵੱਡਾ 
ਬਣਾ ਕੇ ਅਤੇ ਮਨ ਮਨ ਵਿਚ ਸੁਖ ਪਾ ਕੇ ਨੂੰ ) ਖਾਂ 
ਸਾਗਰ _ਨੇ ਲੋਕਾਂ ਦੀ ਰਖਿਆ ਕਰਨ _ਲਈ _ਵੱਡਾ ਭਾਰਾ ਛਲ _ਬਣਾ ਕੇ, ਆਪਣੇ ਸ਼ਹਿਰ 
ਨੂੰ ਬਚਾ ਲਿਆ ਹੈ। ਸ਼ਿਆਮ ਕਵੀ ਕਹਿੰਦੇ ਹਨ, ਉਸ ਨੇ ਮਹਾਨ ਕਠਿਨ ਕੰਮ ਨੂੰ ਕੀਤਾ 
ਹੈ, ਜਿਸ ਕਰ ਕੇ ਉਸ ਦਾ ਯਸ਼ ਦਸਾਂ ਦਿਸ਼ਾਵਾਂ ਵਿਚ ਪਸਰ ਰਿਹਾ ਹੈ। (ਲੋਕਾਂ ਦੀ) ਨਜ਼ਰ 
ਤੋਂ ਬਚਾ ਕੇ, ਦੰਦਾਂ ਨਾਲ “ਦਾਵਾਨਲ” (ਅਸੁਰ) ਨੂੰ ਚਬਾ ਗਿਆ ਹੈ ਅਤੇ ਇੰਜ ਪਚਾ ਗਿਆ 
ਹੈ ਜਿਸ ਤਰ੍ਹਾਂ `ਸ੍ਹਾਂਗੀ _ ਸਾਂਗ _ਖੇਡਦਾ _ਹੈ।੨੨੪। 

/ਏਲੋਂ 2 ਮ੍ਰੋਸਨਾਵਤਾਰ ਦਾ _ਦਾਵਾਨਲ ਤੱ ਲਚਾਉਂਣ ਦਾ _ਪੁਸੰਨ _ਨਆ੫ਤ/ 
ਹੁਣ ਗਵਾਲ _ਬਾਲਕਾਂ ਨਾਲ ਹੋਲੀ ਖੇਡਣ ਦਾ ਪ੍ਰਸੈਗ 

ਮਾਵੀਲ” 

ਮਾਘ (ਮਹੀਨੇ) ਦੇ ਬੀਤਣ ਤੋ ਬਾਦ _ਫਗਣ ਰੁਤ ਆ ਗਈ, ਸਾਰੇ _ਹੋਲੀ ਖੇਡਣ 
ਲਗੇ __ਹਨ। _(ਉਹ) ਗੀਤ ਗਾਉਂਦੇ ਹਨ, ਤਾੜੀਆਂ ਵਜਾਉਂਦੇ ਹਨ, _ਬਾਲਕ _ਮਿਲ ਕੇ ਮੂੰਹੋਂ 
(ਹੋਲੀ ਦਾ) _'ਭੜੂਆ” ਕਹਿੰਦੇ _ਹਨ। ਛੋਟੀ ਉਮਰ ਦੇ (ਬਾਲਕ) _ਅਲਤਾ _(ਗੁਲਾਲ) ਪਾਉਂਦੇ 
ਹਨ, _ਪਿਚਕਾਰੀਆਂ _ਨਾਲ _ (ਰੰਗ) _ਛਿੜਕਦੇ _ਹਨ। ਸ਼ਿਆਮ _ (ਕਵੀ ਕਹਿੰਦੇ ਹਨ) _ ਸੁੰਦਰ 
ਸਾਂਵਲ _ਗੋਰੀ ਮੂਰਤ (ਕ੍ਰਿਸ਼ਨ ਤੇ _ਬਲਰਾਮ) _ਮਿਲ _ਕੇ ਮਹਾਨ _ਅਤੇ ਅਦੁੱਤੀ _ਧਮਾਰ ਖੇਡਦੇ 
ਹਨ।੨੨੫। 

ਬਸੰਤ ਰੁੱਤ ਦਾ ਅੰਤ ਹੋ ਗਿਆ ਅਤੇ ਗ੍ੀਖਮ ਰੁਤ ਆ ਗਈ ਤਾਂ ਕ੍ਰਿਸ਼ਨ ਨੇ ਖੇਡ 
ਮਚਾਈ। ਕਾਨ੍ਹ (ਤੇ _ਬਲਰਾਮ) ਆਪ ਦੋਹਾਂ _ਟੋਲਿਆਂ ਦੇ ਮੁਖੀ ਬਣੇ ਅਤੇ ਦੋਹਾਂ ਦਿਸ਼ਾਂ ਦੇ 
(ਲੜਕਿਆਂ ਨੇ) ਸੁਖ ਪ੍ਰਾਪਤ _ਕੀਤਾ। _(ਇਕ) _ਪੁਲੰਬ _ਨਾਂ _ਦਾ ਦੈਂਤ ਬਹੁਤ ਕਪਟੀ _ਸੀ। 
ਤਦੋਂ (ਉਸ ਨੇ) ਮੁੰਡੇ ਦਾ ਰੂਪ ਧਾਰ ਲਿਆ ਅਤੇ ਕਿਸੇ ਤੋਂ ਪਛਾਣਿਆ ਨ _ਗਿਆ। (ਪ੍ਰਲੰਬ) 
ਬਲਰਾਮ ਨੂੰ ਮੋਢੇ ਉਤੇ ਚੜ੍ਹਾ ਕੇ ਉਡ _ਚਲਿਆ। (ਉਸ ਨੂੰ 
ਕੇ _ਧਰਤੀ _ਉਤੇ _ਡਿਗਾ _ਦਿੱਤਾ।੨੨੬। 

ਕ੍ਰਿਸ਼ਨ ('ਕੇਸਵ”) ਤੇ _ਬਲਰਾਮ ਦੋਵੇਂ ਮੁੱਖੀ ਬਣੇ ਅਤੇ ਤਦੋਂ ਹੋਰ _ਸਾਰੇ ਪਿਆਰੇ 
ਬਾਲਕ _ਦੋ _ਟੋਲੀਆਂ ਵਿਚ ਹੋ __ਗਏ। _(ਪੁਲੰਬ) ਦੈਂਤ ਕ੍ਰਿਸ਼ਨ ਨਾਲ _ਮਿਕਿਆ, ਖੇਡ _ਵਿਚ 
ਬਲਰਾਮ _ਜਿਤ _ਗਿਆ ਅਤੇ ਕ੍ਰਿਸ਼ਨ ਹਾਰ _ਗਿਆ। ਤਾਂ ਕ੍ਰਿਸ਼ਨ ਨੇ ਕਿਹਾ ਆਓ (ਤੇ ਮੇਰੇ 


ਨ ਦਿ 


ਸੀ _ਦਸਮ-ਗ੍ਰੰਥ _ਸਾਹਿਬ 


ਆਵ ਚੜੋਂ ਨ ਚੜਿਓ ਸੁ ਕਹਿਯੋ ਇਨ ਪੈ ਤਿਹ ਕੇ ਬਪੁ ਕੋ ਪਗ ਧਾਰੇ। 
ਮਾਰਿ ਗਿਰਾਇ ਦਯੋ ਧਰਨੀ ਪਰ ਬੀਰ ਬਡੋ ਉਨ ਮੂਕਨ ਮਾਰੇ। ੨੨੭ 


/2ਤੇ ਨੰ ਲੰਚੜ੍ਹ _ਨਾਟਕੇ ਮ੍ਰੋਸਨਾਵਤਾਨੇ ਪੁਲੰਠ ਦੈਤ _ਝਗੰਹ/ 


ਅਥ ਲੁਕ _ਮੀਚਨ ਖੇਲ ਕਥਨੰ 
ਹਾਵੀਯਾਂ 
ਮਾਰਿ ਪੁਲੰਬ ਲਯੋ _ਮੁਸਲੀ ਜਬ ਯਾਦ ਕਰੀ ਹਰਿ ਜੀ ਤਬ ਗਾਈ। 
ਚੂਮਨ ਲਾਗ ਤਬੈ ਬਛਰਾ ਮੁਖ ਧੇਨ ਵਹੈ ਉਨ ਕੀ ਅਰੁ ਮਾਈ। 
ਹੋਇ ਪ੍ਸੰਨ੍ਯ _ਤਬੈ _ਕਰੁਨਾਨਿਧ ਤਉ ਲੁਕ _ਮੀਚਨ ਖੇਲ ਮਚਾਈ। 
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਕੇ ਮਨ ਮੈ ਬਹੁ ਭਾਤਿਨ ਭਾਈ। ੨੨੮। 


ਕਾ/ਥਤੁ 
ਬੈਠਿ ਕਰਿ ਗ੍ਰਾਰ ਆਖੈ ਮੀਚੈ ਏਕ ਗ੍ਰਾਰ ਹੂੰ ਕੀ 
ਛੋਰਿ ਦੇਤ ਤਾ ਕੋ ਸੋ ਤੋ ਅਉਰੋਂ ਗਹੈ ਧਾਇ ਕੈ। 
ਆਖੈ ਮੂੰਦਤ ਹੈ ਤਬ ਓਹੀ ਗੋਪ ਹੂੰ ਕੀ ਫੇਰਿ 
ਜਾ ਕੇ ਤਨ ਕੋ ਜੋ ਛੁਐ ਕਰ ਸਾਥ ਜਾਇ ਕੈ 
ਤਹ ਤੋਂ ਛਲ ਬਲ ਕੈ ਪਲਾਵੈ ਹਾਥਿ ਆਵੈ ਨਹੀ 
ਤਉ ਮਿਟਾਵੈ ਆਖੈ ਆਪ ਹੀ ਤੇ ਸੋ ਤੋ ਆਇ ਕੈ। 
ਕਹੈ ਕਬਿ ਸ੍ਯਾਮ ਤਾ ਕੀ ਮਹਿਮਾ ਨ ਲਖੀ ਜਾਇ 
ਐਸੀ ਭਾਤਿ ਖੇਲੈ ਕਾਨ੍ਹ ਮਹਾ ਸੁਖੁ ਪਾਇ ਕੈ। ੨੨੯। 
ਹਾਵੀਯ” 
ਅੰਤ ਭਏ ਰੁਤਿ ਗ੍ਰੀਖਮ ਕੀ ਰੁਤਿ ਪਾਵਸ ਆਇ ਗਈ ਸੁਖਦਾਈ 
ਕਾਨ੍ਹ ਫਿਰੈ ਬਨ ਬੀਥਿਨ ਮੈ ਸੈਗਿ ਲੈ ਬਛਰੇ ਤਿਨ ਕੀ ਅਰੁ ਮਾਈ। 
ਬੈਠਿ ਤਬੈ ਫਿਰਿ ਮਧ ਗੁਫਾ ਗਿਰਿ ਗਾਵਤ ਗੀਤ ਸਭੈ ਮਨੁ _ਭਾਈ। 
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ। ੨੩0। 
ਸੋਰਠਿ ਸਾਰੰਗ ਅਉ ਗੁਜਰੀ ਲਲਤਾ ਅਰੁ _ਭੈਰਵ ਦੀਪਕ _ਗਾਵੈ 
ਟੋਡੀ ਅਉ ਮੇਘ ਮਲ੍ਹਾਰ ਅਲਾਪਤ ਗੌਡ ਅਉ ਸੁਧ ਮਲ੍ਹਾਰ ਸੁਨਾਵੈ 
ਜੈਤਸਰੀ ਅਰੁ _ਮਾਲਸਿਰੀ ਅਉ ਪਰਜ ਸੁ _ਰਾਗਸਿਰੀ ਠਟ ਪਾਵੈ। 
ਸ੍ਯਾਮ ਕਹੈ ਹਰਿ ਜੀ ਰਿਝ ਕੈ ਮੁਰਲੀ ਸੰਗ ਕੋਟਕ ਰਾਗ ਬਜਾਵੈ। ੨੩੧। 


ਕ੍ਰਿਸਨਾਵਤਾਰ ਦਿ 


ਉਤੇ) ਚੜ੍ਹੋ। _(ਬਲਰਾਮ ਨੇ) ਕਿਹਾ (ਮੈਂ ਤੇਰੇ ਉਤੇ) ਨਹੀਂ ਚੜ੍ਹਦਾ, ਕਿਉਂਕਿ ਤੂੰ ਮੇਰਾ ਭਾਰ 
ਨਹੀਂ ਚੁਕ _ਸਕੇਂਗਾ, (ਤਦ _ਬਲਰਾਮ ਪ੍ਰਲੰਬ ਦੇ) ਸ਼ਰੀਰ ਉਤੇ ਚੜ੍ਹਿਆ (ਤਾਂ ਉਹ ਲੈ ਕੇ 
ਹੀ ਉਡ _ਚਲਿਆ)। (ਉਸ ਵੌਡੇ ਸੂਰਮੇ _ਬਲਰਾਮ ਨੇ) ਉਸ ਨੂੰ ਮੁਕਿਆਂ ਨਾਲ ਹੀ ਮਾਰ 
ਕੇ ਧਰਤੀ _ ਉਤੇ _ ਡੇਗ _ ਦਿੱਤਾ।੨੨੭। 
/ਟਲੇ ਨੀ ਯੱਚਤੂ ਨਾਟਕ ਦੇ ਮ੍‌ਸਨਾਵਤਾਰ ਦਾ _ਪੁਲੰਲ ਦੈਤ ਠਗੰਹ ਸੰਨ _ਸਮਾਅਤ/ 
ਹੁਣ ਲੁਕਣ-ਮੀਟੀ ਖੇਡ ਦਾ ਕਥਨ 

੭ਾਵੀੰਯ੍ਾ 

ਜਦ _ਬਲਰਾਮ _ਨੇ _ਪ੍ਰਲੰਬ _ਮਾਰ _ਲਿਆ, _ਤਦ ਕ੍ਰਿਸ਼ਨ (ਨੇ _ਆਪਣੀਆਂ) ਗਊਆਂ 
ਦਾ ਖ਼ਿਆਲ _ਕੀਤਾ। _ਉਸੇ ਵੇਲੇ ਗਊਆਂ ਵੱਛਿਆਂ ਦੇ ਮੂੰਹ ਚੁੰਮਣ ਲਗ _ਪਈਆਂ ਜੋ ਉਨ੍ਹਾਂ 
ਦੀਆਂ ਮਾਂਵਾਂ _ਸਨ। (ਗਊਆਂ ਦਾ ਮੋਹ _ਵੇਖ ਕੇ) ਕ੍ਰਿਸ਼ਨ ਉਸ ਵੇਲੇ ਪ੍ਰਸੰਨ ਹੋਇਆ, _ਤਦ 
ਲੁਕਣ-ਮਿੱਟੀ ਦੀ ਖੇਡ _ਖੇਡਣੀ ਸ਼ੁਰੂ ਦਿੱਤੀ। ਉਸ ਵੇਲੇ ਦੀ ਛਬਿ ਦੀ ਉਪਮਾ ਕਵੀ 


ਕਾ/ਸੱਤਾ 
(ਇਕ) _ਗਵਾਲ _ਬਾਲਕ _ਬੈਠ _ਕੇ ਦੂਜੇ _ਗਵਾਲ _ਬਾਲਕ _ਦੀਆਂ ਅੱਖਾਂ _ਮੀਟਦਾ ਹੈ 
(ਬਾਕੀ ਲੁਕ ਜਾਂਦੇ ਹਨ, ਉਹ) ਉਸ ਦੀਆਂ (ਅਖਾਂ) ਛੱਡ ਦਿੰਦਾ ਹੈ ਤਾਂ ਉਹ ਦੌੜਕੇ 
ਦੁ ਨੂ ਹੂ ਉਹ ਆ ਕੇ 


ਸੋਰਠ, _ਸਾਰੰਗ, ਗੂਜਰੀ, _ਲਲਤ _ ਅਤੇ _ਭੈਰਵ ਤੇ _ਦੀਪਕ _(ਰਾਗ) _ਗਾਉਂਦਾ _ ਹੈ; 
ਟੋਡੀ ਅਤੇ ਮੇਘ ਮਲ੍ਹਾਰ ਅਲਾਪਦਾ ਹੈ ਅਤੇ ਗੌਂਡ ਤੇ ਸ਼ੁਧ ਮਲ੍ਹਾਰ ਸੁਣਾਉਂਦਾ ਹੈ; ਜੈਤਸਿਰੀ, 
ਮਾਲਸਿਰੀ, _ਪਰਜ _ ਅਤੇ _ਸਿਰੀ _ਰਾਗ _ਦਾ _ਠਟ ਬੰਨ੍ਹ ਦਿੰਦਾ ਹੈ। _ਸ਼ਿਆਮ _ਕਵੀ _ਕਹਿੰਦੇ 
ਹਨ ਕਿ ਕ੍ਰਿਸ਼ਨ ਖੁਸ਼ ਹੋ ਕੇ ਮੁਰਲੀ ਨਾਲ ਕਰੋੜਾਂ _ਰਾਗ _ਵਜਾਉਂਦਾ _ਹੈ।੨੩੧। 


੮0 ਸੀ _ਦਸਮ-ਗ੍ਰੰਥ _ਸਾਹਿਬ 


ਕਾਭਤ 
ਲਲਤ ਧਨਾਸਰੀ _ਬਜਾਵਹਿ _ਸੈਗਿ _ਬਾਸੁਰੀ _ਕਿਦਾਰਾ ਔਰ ਮਾਲਵਾ ਬਿਹਾਗੜਾ _ਅਉ _ਗੂਜਰੀ। 
ਮਾਰੂ ਅਉ ਪਰਜ _ਔਰ _ਕਾਨੜਾ _ਕਲਿਆਨ ਸੁਭ _ਕੁਕਭ _ਬਿਲਾਵਲੁ ਸੁਨੈ ਤੇ ਆਵੈ ਮੂਜਰੀ। 
ਭੈਰਵ ਪਲਾਸੀ ਭੀਮ ਦੀਪਕ ਸੁ ਗਉਰੀ ਨਟ ਠਾਢੋਂ ਦੂਮ ਛਾਇ ਮੈ ਸੁ ਗਾਵੈ ਕਾਨ੍ਹ ਪੂਜਰੀ। 
ਤਾਤੇ ਗ੍ਰਿਹ ਤਿਆਗਿ ਤਾ ਕੀ ਸੁਨਿ ਧੁਨਿ ਸ੍ਰੋਨਨ ਮੈ ਮ੍ਿਗਨੈਨੀ ਫਿਰਤ ਸੁ ਬਨਿ ਬਨਿ ਊਜਰੀ। ੨੩੨। 


ਹਾਵੀੰਯ” 
ਸੀਤ ਭਈ ਰੁਤਿ ਕਾਤਿਕ ਕੀ ਮੁਨਿ ਦੇਵ ਚੜਿਓ ਜਲ ਹੂ ਗਯੋ ਥੋਰੋ। 
ਕਾਨ੍ਹ ਕਨੀਰੇ ਕੇ ਫੂਲ ਧਰੇ ਅਰੁ ਗਾਵਤ _ਬੇਨ ਬਜਾਵਤ ਭੋਰੋ। 
ਸ੍ਯਾਮ ਕਿਧੋ ਉਪਮਾ ਤਿਹ ਕੀ ਮਨ ਮਧਿ ਬਿਚਾਰੁ ਕਬਿਤੁ ਸੁ ਜੋਰੋਂ। 
ਮੈਨ ਉਠਿਯੋ ਜਗਿ ਕੈ ਤਿਨ ਕੈ ਤਨਿ ਲੇਤ ਹੈ ਪੇਚ ਮਨੋ ਅਹਿ ਤੋਰੋ। ੨੩੩। 


ਕੱਪ _ਲਾਝ਼ਾ 

ਹਾਵੀਯਾਂ 
ਬੋਲਤ ਹੈ ਮੁਖ ਤੇ ਸਭ _ਗਵਾਰਿਨ ਪੁੰਨਿ ਕਰਿਓ ਇਨ ਹੂੰ ਅਤਿ ਮਾਈ। 
ਜਗ੍ਯ _ਕਰਿਯੋ ਕਿ ਕਰਿਯੋ ਤਪ ਤੀਰਥ ਗੰਧੂਬ ਤੇ ਇਨ ਕੈ ਸਿਛ ਪਾਈ। 
ਕੈ ਕਿ ਪੜੀ ਸਿਤਬਾਨਹੁ ਤੇ ਕਿ _ਕਿਧੋ ਚਤੁਰਾਨਨਿ ਆਪ _ਬਨਾਈ। 
ਸ੍ਯਾਮ ਕਹੈ ਉਪਮਾ ਤਿਹ ਕੀ ਇਹ ਤੇ ਹਰਿ ਓਠਨ ਸਾਥ ਲਗਾਈ। ੨੩੪। 


ਸੁਤ ਨੰਦ ਬਜਾਵਤ ਹੈ ਮੁਰਲੀ ਉਪਮਾ ਤਿਹ ਕੀ ਕਬਿ ਸ੍ਯਾਮ ਗਨੋ। 
ਤਿਹ ਕੀ ਧੁਨਿ ਕੋ ਸੁਨਿ ਮੋਹ ਰਹੇ ਮੁਨਿ ਰੀਝਤ ਹੈ ਸੁ ਜਨੋ ਰੁ _ਕਨੋ। 
ਤਨ ਕਾਮ ਭਰੀ ਗੁਪੀਆ ਸਭ ਹੀ ਮੁਖ ਤੇ ਇਹ ਭਾਤਨ ਜਵਾਬ ਭਨੋ। 
ਮੁਖ ਕਾਨ੍ਹ ਗੁਲਾਬ ਕੋ ਫੂਲ ਭਯੋ ਇਹ ਨਾਲਿ ਗੁਲਾਬ ਚੁਆਤ ਮਨੋ। _੨੩੫। 


ਮੋਹਿ ਰਹੇ ਸੁਨਿ ਕੈ ਧੁਨਿ ਕੌ ਮ੍ਰਿਗ ਮੋਹਿ ਪਸਾਰ ਗੇ ਖਗ ਪੈ ਪਖਾ। 
ਨੀਰ _ਬਹਿਓ ਜਮੁਨਾ ਉਲਟੋ ਪਿਖਿ ਕੈ ਤਿਹ ਕੋ ਨਰ ਖੋਲ ਰੇ ਚਖਾ। 
ਸ੍ਯਾਮ ਕਹੈ ਤਿਨ ਕੋ ਸੁਨਿ ਕੈ ਬਛੁਰਾ ਮੁਖ ਸੋ ਕਛੁ ਨ ਚੁਗੈ ਕਖਾ। 
ਛੋਡਿ ਚਲੀ ਪਤਨੀ ਅਪਨੇ ਪਤਿ ਤਾਰਕ ਹ੍ਹੈ ਜਿਮ _ਡਾਰਤ _ਲਖਾ। _੨੩੬। 


ਕੋਕਿਲ _ਕੀਰ ਕੁਰੰਗਨ ਕੇਹਰਿ ਮੈਨ ਰਹਿਯੋ ਹ੍ਹੈ ਕੈ ਮਤਵਾਰੋ। 
ਰੀਝ ਰਹੇ ਸਭ ਹੀ ਪੁਰ ਕੇ ਜਨ ਆਨਨ ਧੈ ਇਹ ਤੈ ਸਸਿ ਹਾਰੋਂ। 


੧. ਗੋਪੀ ਬਾਚ _ ਪਰਸਪਰ? 


ਕ੍ਰਿਸਨਾਵਤਾਰ ੮੧ 


ਕਾ/ਘੱਤਾ 


ਅਤੇ 
ਰਾਗ _ਵਜਾਉਂਦਾ _ਹੈ। ਮਾਰੂ, _ਪਰਜ, _ਕਾਨੜਾ ਅਤੇ _ਕਲਿਆਨ, _ਕੁਕਭ, _ਬਿਲਾਵਲ, 
ਮੂਰਛਨਾ (ਮੂਜਰੀ) ਵੀ ਸੁਣਾਉਂਦਾ ਹੈ। ਭੈਰੋ, _ਪਲਾਸੀ, ਭੀਮ, ਦੀਪਕ, ਗੌੜੀ ਤੇ ਨਟ 
ਨੂੰ) ਪੂਜਣ ਯੋਗ ਕਾਨ੍ਹ ਬ੍ਰਿਛ ਦੀ ਛਾਂ ਵਿਚ ਖਲੋਤਾ ਗਾਉਂਦਾ ਹੈ। ਉਸ _ਬੰਸਰੀ ਦੀ ਆਵਾਜ਼ 
ਕੰਨੀ ਸੁਣ ਕੇ ਹਿਰਨ ਵਰਗੀਆਂ _ਅੱਖਾਂ _ਵਾਲੀਆਂ _ਗੋਪੀਆਂ ਘਰਾਂ ਨੂੰ ਛਡ _ਕੇ ਬਨ _ਬਨ 
ਵਿਚ _ਉਜੜੀਆਂ ਫਿਰਦੀਆਂ _ ਹਨ।੨੩੨। 


ਸਵੰਯਾ 
ਕੱਤਕ ਦੀ ਠੰਡੀ ਰੁਤ ਆ _ਗਈ। _ਅਗਸਤ _ਤਾਰਾ ਚੜ੍ਹ _ਪਿਆ ਹੈ (ਅਤੇ ਨਦੀਆਂ) 
ਵਿਚ ਪਾਣੀ ਥੋੜਾ ਹੋ__ਗਿਆ ਹੈ। ਕ੍ਰਿਸ਼ਨ ਨੇ _ਕਨੇਰ ਦੇ ਫੁਲ (ਸਿਰ ਵਿਚ) ਟੁੰਗੇ ਹੋਏ 
ਹਨ ਅਤੇ ਸਵੇਰ ਤੋਂ _ਬੈਸਰੀ _ਵਜਾਉਂਦਾ ਹੋਇਆ ਗੀਤ _ਗਾ ਰਿਹਾ ਹੈ। ਸ਼ਿਆਮ (ਕਵੀ 
ਨੇ) ਉਸ ਦੀ ਮਹਿਮਾ ਮਨ ਵਿਚ ਵਿਚਾਰ ਕੇ ਕਵਿਤਾ ਜੋੜੀ ਹੈ। ਮਾਨੋ ਉਨ੍ਹਾਂ ਦੇ _ਤਨ 
ਵਿਚ _ਕਾਮ ਜਾਗ _ਪਿਆ ਹੋਵੇ ਜਾਂ ਜ਼ਖ਼ਮੀ _ਸੱਪ _ਵਲੇਵੇਂ _ਖਾ ਰਿਹਾ _ਹੋਵੇ।੨੩੩। 
ਨ੫ਆਂ ਕਹਿੰਦੀਆਂ ਹਨ _-- 
ਮਾਵੀਲ” 


ਸਾਰੀਆਂ _ਗੋਪੀਆਂ ਮੁਖ ਵਿਚੋ ਕਹਿੰਦੀਆਂ ਹਨ _-- ਹੈ ਮਾਤਾ! ਇਸ (ਬੰਸਰੀ ਨੇ) 
ਜਾਂ 


ਕੋਈ ਵੱਡਾ ਪੁੰਨ ਕੀਤਾ ਹੈ, ਜਾਂ ਯੋਗ ਕੀਤਾ ਹੈ, ਤਪ ਕੀਤਾ ਹੈ ਜਾਂ ਤੀਰਥ (ਇਸ਼ਨਾਨ) 
ਕੀਤਾ ਹੈ ਜਾਂ ਇਸ ਨੇ (ਕਿਸੇ) ਗੰਧਰਬ ਤੋਂ ਸਿਖਿਆ ਪਾਈ ਹੈ। ਜਾਂ (ਇਹ) ਕਾਮਦੇਵ 
('ਸਿਤਬਾਨਹੁ”) ਪਾਸੋਂ ਪੜ੍ਹੀ ਹੈ ਜਾਂ _ਬੁਹਮਾ ਨੇ ਆਪ ਬਣਾਇਆ ਹੈ। ਸ਼ਿਆਮ ਕਵੀ ਉਸ 


ਨਾਲ ਲਗਾਇਆ _ਹੈ।੨੩੪। 

ਨੰਦ ਦਾ ਪੁੱਤਰ (ਕ੍ਰਿਸ਼ਨ) ਮੁਰਲੀ ਵਜਾਉਂਦਾ ਹੈ, ਉਸ 
ਵਿਚਾਰਦੇ _ਹਨ। _ਉਸ _ਦੀ ਆਵਾਜ਼ ਸੁਣ ਕੇ ਜਣਾ ਖਣਾ ਮੋਹਿਤ ਹੋ ਜਾਂਦਾ ਹੈ 
ਪੈਂਦਾ ਹੈ। _ਸਾਰੀਆਂ _ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ 
ਮੂੰਹ ਤੋਂ ਜਵਾਬ ਕਹਿੰਦੀਆਂ ਹਨ -- ਕ੍ਰਿਸ਼ਨ ਦਾ ਮੂੰਹ ਗੁਲਾਬ ਦਾ ਫੁਲ ਹੈ 
ਰੂਪੀ 


ਛਡ ਕੇ (ਕ੍ਰਿਸ਼ਨ ਵਲ ਤੁਰ _ਪਈਆਂ 


ਸੀ _ਦਸਮ-ਗ੍ਰੰਥ ਸਾਹਿਬ 


ਅਉ ਇਹ ਕੀ ਮੁਰਲੀ ਜੁ ਬਜੈ ਤਿਹ ਊਪਰਿ ਰਾਗ ਸਭੈ ਫੁਨਿ ਵਾਰੋ। 
ਨਾਰਦ ਜਾਤ ਥਕੈ ਇਹ ਤੈ ਬੰਸੁਰੀ ਜੁ _ਬਜਾਵਤ ਕਾਨਰ ਕਾਰੋਂ। ੨੩੭। 


ਲੋਚਨ ਹੈ ਮ੍ਰਿਗਿ ਕੇ ਕਟਿ ਕੇਹਰਿ ਨਾਕ ਕਿਧੋ ਸੁਕ ਸੋ_ਤਿਹ ਕੋ ਹੈ 
ਗ੍ੀਵ ਕਪੋਤ ਸੀ_ਹੈ ਤਿਹ ਕੀ ਅਧਰਾ ਪੀਆ ਸੇ ਹਰਿ ਮੂਰਤਿ ਜੋ ਹੈ 
ਕੋਕਿਲ ਅਉ ਪਿਕ ਸੇ ਬਚਨਾਮ੍ਰਿਤ ਸ੍ਯਾਮ ਕਹੈ ਕਬਿ ਸੁੰਦਰ ਸੋਹੈ। 
ਪੈ ਇਹ ਤੇ ਲਜ ਕੈ ਅਬ ਬੋਲਤ ਮੂਰਤਿ ਲੈਨ ਕਰੈ ਖਗ ਰੋਹੈ। ੨੩੮। 


ਫੂਲ ਗੁਲਾਬ ਨ ਲੇਤ ਹੈ ਤਾਬ ਸਹਾਬ” ਕੋ ਆਬ ਹ੍ਹੈ ਦੇਖਿ ਖਿਸਾਨੋ। 
ਪੈ ਕਮਲਾ ਦਲ ਨਰਗਸ ਕੋ ਗੁਲ ਲਜਤ ਹ੍ਹੈ ਫੁਨਿ ਦੇਖਤ ਤਾਨੋ। 
ਸ੍ਯਾਮ ਕਿਧੋਂ ਅਪੁਨੇ ਮਨ ਮੈ _ਬਰਤਾ ਗਨਿ ਕੈ ਕਬਿਤਾ ਇਹ ਠਾਨੋ 
ਦੇਖਨ ਕੋ ਇਨ ਕੇ ਸਮ ਪੂਰਬ ਪਛਮ ਡੋਲੈ ਲਹੈ ਨਹਿ ਆਨੋ। ੨੩੯। 


ਮੰਘਰ ਮੈ ਸਭ ਹੀ _ਗੁਪੀਆ ਮਿਲਿ ਪੂਜਤ ਚੈਡਿ ਪਤੇ ਹਰਿ ਕਾਜੈ। 

ਪ੍ਰਾਤ ਸਮੇ ਜਮੁਨਾ ਮਧਿ ਨ੍ਹਾਵਤ ਦੇਖਿ ਤਿਨੈ ਜਲਜੈ ਮੁਖ ਲਾਜੈ। 

ਗਾਵਤ ਗੀਤ ਬਿਲਾਵਲ ਮੈ _ਜੁਰਿ _ਬਾਹਨਿ _ਸ੍ਯਾਮ ਕਥਾ ਇਹ ਸਾਜੈ। 

ਅੰਗਿ ਅਨੰਗ _ਬਢਿਓ ਤਿਨ ਕੇ ਪਿਖ ਕੈ ਜਿਹ ਲਾਜ ਕੋ _ਭਾਜਨ _ਭਾਜੈ।੨੪0। 


ਗਾਵਤ ਗੀਤ ਬਿਲਾਵਲ ਮੈ ਸਭ ਹੀ ਮਿਲਿ ਗੋਪਿਨ ਉਜਲ _ਕਾਰੀ। 
ਕਾਨਰ ਕੋ _ਭਰਤਾ ਕਰਬੇ ਕਹੁ _ਬਾਛਤ ਹੈ ਪਤਲੀ ਅਰੁ _ਭਾਰੀ। 

ਸ੍ਯਾਮ ਕਰੈ ਤਿਨ ਕੇ ਮੁਖ ਕੌ ਪਿਖਿ ਜੋਤਿ ਕਲਾ ਸਸਿ ਕੀ ਫੁਨਿ ਹਾਰੀ। 
ਨ੍ਹਾਵਤ ਹੈ ਜਮੁਨਾ ਜਲ ਮੈ ਜਨੁ ਫੂਲ ਰਹੀ ਗ੍ਰਿਹ ਮੈ ਫੁਲਵਾਰੀ। ੨੪੧। 


ਨ੍ਹਾਵਤ ਹੈ ਗੁਪੀਆ ਜਲ ਮੈ ਤਿਨ ਕੇ ਮਨ ਮੈ ਫੁਨਿ ਹਉਲ ਨ ਕੋ। 

ਗੁਨ ਗਾਵਤ ਤਾਲ _ਬਜਾਵਤ ਹੈ ਤਿਹ ਜਾਇ ਕਿਧੌ ਇਕ ਠਉਲਨ ਕੋ 

ਮੁਖਿ ਤੇ ਉਚਰੈ ਇਹ ਭਾਤਿ ਸਭੈ ਇਤਨੋ ਸੁਖ ਨ ਹਰਿ ਧਉਲਨ ਕੋ। 

ਕਬਿ ਸਯਾਮ _ਬਿਰਾਜਤ ਹੈ ਅਤਿ ਸਹੀ ਇਕ _ਬਨਿਓ ਸਰ ਸੁੰਦਰ ਕਉਲਨ ਕੋ। ੨੪੨। 


ਗਈ _ਲਾਚ ਦਵਾ ਲੂ ਸੋਂ 
ਹਵੀਯਾਂ 
ਲੈ ਅਪੁਨੇ ਕਰ ਜੋ _ਮਿਟੀਆ ਤਿਹ ਥਾਪ ਕਹੈ ਮੁਖ ਤੇ ਜੁ ਭਵਾਨੀ। 
ਪਾਇ ਪਰੈ ਤਿਹ ਕੇ ਹਿਤ ਸੋ ਕਰਿ ਕੋਟਿ ਪ੍ੁਨਾਮੁ ਕਹੈ ਇਹ ਬਾਨੀ। 


੧. 


“ਸਿਹਾਬ” 


ਕ੍ਰਿਸਨਾਵਤਾਰ ੮੩ 


ਗਿਆ ਹੈ। ਇਸ ਦੀ ਜਦੋਂ ਮੁਰਲੀ _ਵਜਦੀ 
ਸਾਰੇ ਹਨ। ਕਾਲਾ ਕਾਨ੍ਹ (ਇਸ ਤਰ੍ਹਾਂ ਦੀ) ਮੁਰਲੀ 
ਜਾਂਦਾ ਹੋਇਆ ਨਾਰਦ _ਵੀ ਮਾਤ ਪੈ ਜਾਂਦਾ _ਹੈ।੨੩੭ 
ਹਿਰਨ _ ਵਰਗੀਆਂ _ ਅੱਖਾਂ, _ਸ਼ੇਰ _ਵਰਗਾ _ਲਕ _ ਅਤੇ _ਤੋਤੇ ਦੇ ਸਮਾਨ 
ਦੀ 
ਹਨ। _ ਕੋਇਲ ਅਤੇ _ਹਰੀਅਲ _ਵਰਗੇ _ਮਿੱਠੇ _ਬਚਨ _ਹਨ। ਸ਼ਿਆਮ _ਕਵੀ ਕਹਿੰਦੇ 
; (ਇਸ ਤਰ੍ਹਾਂ ਕਾਨ੍ਹ) ਸੁੰਦਰ _ਢੰਗ _ਨਾਲ _ਸ਼ੋਭਦਾ _ਹੈ। ਹੁਣ ਇਹ _ਸਾਰੇ _ਲੱਜਾਵਾਨ ਹੋ 
; (ਅਤੇ ਇਹ) ਪੰਛੀ (ਇਸ ਕਰ ਕੇ) ਰੋਹ ਕਰ ਰਹੇ ਹਨ, (ਕਿ ਕ੍ਰਿਸ਼ਨ 
ਨੂੰ ਵੀ ਨ ਚੁਰਾ ਲਵੇ।੨੩੮। 
ਤਾਬ ਨਹੀਂ ਅਤੇ ਸ਼ਹਾਬ (ਅਰਥਾਤ 
ਆਬ ਵੀ ਵੇਖ ਕਰ ਕੇ ਸ਼ਰਮਿੰਦੀ ਹੁੰਦੀ ਹੈ। 
ਉਸ ਨੂੰ ਹੁੰਦੇ ਹਨ। ਅਥਵਾ ਸ਼ਿਆਮ (ਕਵੀ) 
ਮਨ ਵਿਚ _ਸ੍ਰੇਸ਼ਠਤਾ ਜਾਣ ਕੇ ਇਹ ਕਵਿਤਾ ਕਰ ਰਿਹਾ ਹੈ। ਇਸ ਦੇ ਸਮਾਨ 
ਲਈ ਪੂਰਬ ਤੋਂ ਪੱਛਮ ਤਕ ਫਿਰਦਾ ਰਿਹਾ ਹੈ ਪਰ ਕੋਈ ਹੋਰ ਨਹੀਂ ਮਿਲਿਆ।੨੩੯ 
ਦੇ ਮਹੀਨੇ _ਵਿਚ _ਸਰੀਆਂ _ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ 
ਨੂੰ `ਪੂਜਦੀਆਂ _ਹਨ। _ ਪ੍ਰਭਾਤ _ਵੇਲੇ ਜਮਨਾ _ਵਿਚ _ਨਹਾਉਂਦੀਆਂ _ਹਨ _ ਜਿਨ੍ਹਾਂ 
ਮੂੰਹ ਨੂੰ ਵੇਖ ਕਮਲ _('ਜਲਜੈ”) ਫੁਲ ਸ਼ਰਮਸਾਰ ਹੁੰਦਾ ਹੈ। _ਉਹ ਬਿਲਾਵਲ (ਰਾਗ) 
ਵਿਚ _ਗੀਤ ਗਾਉਂਦੀਆਂ _ਹਨ ___ ਅਤੇ ਬਾਹਵਾਂ ਵਿਚ _ਬਾਂਹਵਾਂ ਪਾ ਕੇ ਸ਼ਿਆਮ ਦੇ ਗੀਤ 
ਦੇ ਸ਼ਰੀਰ ਵਿਚ ਕਾਮ ਵੱਧ ਗਿਆ ਹੈ, (ਇਸ ਲਈ ਉਨ੍ਹਾਂ ਦੇ 


ਹਾਵ-ਭਾਵ) ਵੇਖ ਕੇ ਲੱਜਾ ਦੇ ਭਾਂਡੇ _ਵੀ ਭਜ ਜਾਂਦੇ _ਹਨ।੨80। 
ਗੋਰੀਆਂ _ ਅਤੇ _ ਕਾਲੀਆਂ _ ਸਾਰੀਆਂ _ ਗੋਪੀਆਂ ਮਿਲ _ਕੇ ਬਿਲਾਵਲ _ (ਰਾਗ _ ਵਿਚ) 
ਗੀਤ _ ਗਾਉਂਦੀਆਂ _ ਹਨ। _ ਪਤਲੀਆਂ _ ਤੇ _ ਮੋਟੀਆਂ _ (ਸਾਰੀਆਂ) _ਹੀ ਕ੍ਰਿਸ਼ਨ ਨੂੰ _ਭਰਤਾ 


ਬਣਾਉਣ ਦੀ ਇੱਛਾ ਕਰਦੀਆਂ _ਹਨ। ਸ਼ਿਆਮ ਕਵੀ ਕਹਿੰਦੇ ਹਨ, ਉਨ੍ਹਾਂ ਦੇ ਮੂੰਹ ਨੂੰ ਵੇਖ 


ਕੇ ਚੰਦੂਮਾ ਦੀ _ਕਲਾ _ਹਾਰ ਗਈ ਹੈ। ਜਮੁਨਾ ਦੇ ਜਲ ਵਿਚ (ਇੰਜ) ਨਹਾ ਰਹੀਆਂ ਹਨ, 
ਮਾਨੋ __ ਘਰ _ ਵਿਚ _ਹੀ ਫੁਲਵਾੜੀ _ਖਿੜੀ _ਹੋਈ _ਹੋਵੇ।੨੪੧। 

(ਜਮੁਨਾ _ਦੇ) _ਜਲ _ਵਿਚ _ਗੋਪੀਆਂ _ਨਹਾਉਂਦੀਆਂ _ਹਨ, _ਪਰ ਉਨ੍ਹਾਂ ਦੇ ਮਨ ਵਿਚ 

ਖੌਫ਼ ਨਹੀਂ ਹੈ। (ਕ੍ਰਿਸ਼ਨ ਦੇ) ਗੁਣ ਗਾਉਂਦੀਆਂ _ਹਨ ਤੇ ਤਾੜੀਆਂ ਮਾਰਦੀਆਂ _ਹਨ 
ਅਤੇ ਉਥੇ ਜਾ ਕੇ ਇਕੱਠੀਆਂ ਹੋ ਜਾਂਦੀਆਂ _ਹਨ। _ਸਾਰੀਆਂ ਮੂੰਹੋਂ ਇਸ _ਤਰ੍ਹਾਂ _ਉਚਾਰਦੀਆਂ 
ਹਨ (ਕਿ) ਇੰਦਰ ਦੇ (ਮਹੱਲਾਂ) ਵਿਚ ਵੀ ਇੰਨਾ ਸੁਖ ਨਹੀਂ _ਹੈ। ਸ਼ਿਆਮ ਕਵੀ (ਕਹਿੰਦੇ 
ਹਨ, _ਉਹ _ ਜਮਨਾ _ਵਿਚ) ਸੁੰਦਰਤਾ ਸਹਿਤ _ਬਿਰਾਜਦੀਆਂ ਹਨ, (ਇਉਂ ਪ੍ਰਤੀਤ ਹੁੰਦਾ ਹੈ) 
ਮਾਨੋ ਇਹ _ ਕੌਲ ਫੁਲਾਂ _ਦਾ _ਤਲਾ _ਹੋਵੇ।੨੪੨ 

ਦੇਫਾੰ 


੮੪ ਸੀ _ਦਸਮ-ਗ੍ਰੰਥ _ਸਾਹਿਬ 


ਪੂਜਤ ਹੈ ਇਹ ਤੇ ਹਮ ਤੋ ਤੁਮ ਦੇਹੁ ਵਹੈ ਜੀਅ ਮੈ ਹਮ ਠਾਨੀ। 
ਹ੍ੈ ਹਮਰੋ ਭਰਤਾ ਹਰਿ ਜੀ ਮੁਖਿ ਸੁੰਦਰਿ ਹੈ ਜਿਹ ਕੋ ਸਸਿ ਸਾਨੀ। ੨੪੩। 


ਭਾਲਿ ਲਗਾਵਤ ਕੇਸਰ ਅਛਤ ਚੰਦਨ _ਲਾਵਤ ਹੈ ਸਿਤ ਕੈ। 

ਫੁਨਿ ਡਾਰਤ ਫੂਲ ਉਡਾਵਤ ਹੈ ਮਖੀਆ ਤਿਹ ਕੀ ਅਤਿ ਹੀ ਹਿਤ ਕੈ। 
ਪਟ ਧੂਪ _ਪਚਾਮ੍ਰਿਤ ਦਛਨਾ ਪਾਨ _ਪੂਦਛਨਾ ਦੇਤ ਮਹਾ ਚਿਤ ਕੈ। 
ਬਰਬੇ ਕਹੁ ਕਾਨ੍ਹ ਉਪਾਉ ਕਰੈ ਮਿਤ ਹੋ ਸੋਊ ਤਾਤ ਕਿਧੌ ਕਿਤ ਕੈ। ੨੪੪। 


ਗਈ _ਲਾਚ ਦਵਾ ਨੂ ਸੋ 
ਕਾ/ਥਤੁ 
ਦੈਤਨ ਸੰਘਾਰਨੀ ਪਤਿਤ ਲੋਕ _ਤਾਰਨੀ ਸੁ ਸੰਕਟ ਨਿਵਾਰਨੀ ਕਿ ਐਸੀ ਤੂੰ _ਸਕਤਿ ਹੈ। 
ਬੇਦਨ _ਉਧਾਰਨੀ ਸੁਰੇਂਦੂ ਰਾਜ _ਕਾਰਨੀ ਧੈ ਗਉਰਜਾ ਕੀ ਜਾਗੈ ਜੋਤਿ ਅਉਰ ਜਾਨ ਕਤ ਹੈ। 
ਧੂਅ ਮੈਂ ਨ ਧਰਾ ਮੈ ਨ ਧਿਆਨ ਧਾਰੀ ਮੈ ਪੈ ਕਛੂ ਜੈਸੇ ਤੇਰੇ ਜੋਤਿ ਬੀਚ ਆਨਨ ਛਕਤਿ ਹੈ। 
ਦਿਨਸ ਦਿਨੇਸ ਮੈ ਦਿਵਾਨ ਮੈ ਸੁਰੇਸ ਮੈ ਸੁਪਤ ਮਹੇਸ ਜੋਤਿ ਤੇਰੀ ਐ ਜਗਤਿ ਹੈ। ੨੪੫। 


ਬਿਨਤੀ ਕਰਤ ਸਭ ਗੋਪੀ ਕਰਿ ਜੋਰਿ ਜੋਰਿ ਸੁਨਿ ਲੇਹੁ ਬਿਨਤੀ ਹਮਾਰੀ ਇਹ ਚੰਡਿਕਾ। 
ਸੁਰ ਤੈ ਉਬਾਰੇ ਕੋਟਿ ਪਤਿਤ ਉਧਾਰੇ ਚੰਡ ਮੁੰਡ ਮੁੰਡ ਡਾਰੇ ਸੁੰਭ ਨਿਸੁੰਭ ਕੀ ਖੰਡਿਕਾ। 
ਦੀਜੈ ਮਾਗਿਯੋ ਦਾਨ ਹ੍ਹੈ ਪ੍ਰਤਛ ਕਹੈ ਮੇਰੀ ਮਾਈ ਪੂਜੇ ਹਮ ਤੁਮੈ ਨਾਹੀ ਪੁਜੈ ਸੁਤ ਗੰਡਕਾ। 


ਹੈ ਕਰਿ ਪ੍ਰਸੰਨ੍ਯ ਤਾ ਕੋ ਕਹਿਓ ਸੀਘੂ ਮਾਨ ਦੀਨੋ ਵਹੈ ਬਰ ਦਾਨ ਫੁਨਿ ਰਾਨਿਨ ਕੀ ਮੰਡਿਕਾ।੨੪੬। 


ਤੀ ਫੜਿ-ਕ ਜਲ ਉੱਚੀ ਮਰਾ ਜਥਿ, ਨੇ 9 ਮੇ ਮਨ ਤੀਨ 
ਹੈ ਇਨ ਕੋ ਮਨੁ ਕਾਨਰ ਮੈ ਅਉ ਜੋ ਪੈ ਰਸ ਕਾਨਰ ਕੇ ਸੈਗਿ ਭੀਨਾ। ੨੪੭। 


ਕ੍ਰਿਸਨਾਵਤਾਰ ੮੫ 


ਇਹ ਗੱਲ ਕਹਿੰਦੀਆਂ ਹਨ _-- (ਹੇ ਦੁਰਗਾ!) ਅਸੀਂ ਤੈਨੂੰ ਇਸ _ਕਰ ਕੇ ਪੂਜਦੀਆਂ 
ਕਿ ਅਸਾਂ ਦਿਲ ਵਿਚ ਜੋ ਧਾਰਿਆ ਹੋਇਆ ਹੈ ਸਾਨੂੰ ਓਹੀ ਵਰ ਦਿਓ। ਕ੍ਰਿਸ਼ਨ ਸਾਡਾ 
ਹੋ ਜਾਵੇ, ਜਿਸ ਦਾ ਮੂੰਹ _ਚੰਦੂਮਾ _ਦੇ ਸਮਾਨ ਸੁੰਦਰ _ਹੈ।੨੪੩। 


(ਦੁਰਗਾ _ਦੀ ਮੂਰਤੀ ਦੇ) ਮੌਥੇ _ਉਤੇ _ਕੇਸਰ _ਤੇ ਚਾਵਲ ਲਾਉਂਦੀਆਂ _ਹਨ ਅਤੇ 
ਚੰਦਨ _(ਰਗੜ _ਕੇ) _ਲਗਾਉਂਦੀਆਂ _ਹਨ। _ਫਿਰ _(ਉਸ _ਉਤੇ) _ਫੁਲ _ਚੜ੍ਹਾਉਂਦੀਆਂ 
ਬਹੁਤ _ਹਿਤ _ਨਾਲ _ਮੌਖੀਆਂ _ਉਡਾਉਂਦੀਆਂ _ਹਨ। _ਕਪੜੇ, ਧੂਪ, _ਕੜਾਹੀ, _ਦੱਛਣਾ 
(ਆਦਿ ਭੇਟਾ ਚੜ੍ਹਾ ਕੇ) ਚਿਤ ਦੀ ਪੂਰੀ ਚਾਹ _ਨਾਲ ਪ੍ਰ ਦੇਖਣਾ ਕਰਦੀਆਂ _ਹਨ। 


ਦੇ _ਉਪਾਉ ਕਰਦੀਆਂ _ ਹਨ।੨੪੪। 


ਜੀ 


4੩8੧੩ $ 
ਭੂਤ 


ਮੁਖ ਦਾ _ਉਜਾਲਾ) ਆਕਾਸ਼ ਵਿਚ ਨਹੀਂ, ਧਰਤੀ ਉਤੇ 
ਵਾਲੇ ਪੁਰਸ਼ਾਂ (ਵਿਚ) ਕੁਝ _(ਦਿਸਦਾ ਹੈ) ਜਿਸ ਤਰ੍ਹਾਂ ਹੈ 
ਰਿਹਾ ਹੈ। (ਜਿਵੇਂ) `ਦਿਨ ਵਿਚ ਸੂਰਜ ਦਾ, ਦੇਵਤਿਆਂ ਦੇ ਦਰਬਾਰ ਵਿਚ ਬੈਠੇ ਹੋਏ ਇੰਦਰ 
ਦਾ, ਭੈਰਵਾਂ (ਸੁਪਤ”) ਵਿਚੋਂ ਮਹਾਦੇਵ ਦਾ ਪ੍ਰਕਾਸ਼ ਹੈ, (ਇਸ ਤਰ੍ਹਾਂ ਦੀ) ਤੇਰੀ ਜੋਤਿ ਜਗਤ 
ਵਿਚ _ ਜਗਮਗ _ਕਰ _ ਰਹੀ _ ਹੈ।੨੪੫। 


0 ਅਜ ਜਥੇ. ਜੈਤਾ ਨ ਨਬੀ ਆਂ (ਹੋਈਆਂ _ ਕਹਿੰਦੀਆਂ _ਹਨ) 


ਨਹੀਂ 
ਦਾ 


ਕਵੀ ਨੇ ਆਪਣੇ ਵਿਚ ਇਸ ਤਰ੍ਹਾਂ ਵਿਚਾਰਿਆ। (ਕਿ) ਇਨ੍ਹਾਂ ਦਾ ਮਨ ਕ੍ਰਿਸ਼ਨ ਵਿਚ 
ਰਮ 


੮੬ 


ਸੀ _ਦਸਮ-ਗ੍ਰੰਥ _ਸਾਹਿਬ 


ਪਾਇ ਪਰੀ ਤਿਹ ਕੇ ਤਬ ਹੀ ਸਭ ਭਾਤਿ ਕਰੀ ਬਹੁ ਤਾਹਿ ਬਡਾਈ। 

ਹੈ ਜਗ ਕੀ ਕਰਤਾ ਹਰਤਾ ਦੁਖ ਹੈ ਸਭ ਤੂ ਗਨ ਗੰਧੂਬ ਮਾਈ। 

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ। 
ਲਾਲ ਭਈ ਤਬ ਹੀ ਗੁਪੀਆ ਫੁਨਿ ਬਾਤ ਜਬੈ ਮਨ ਬਾਛਤ ਪਾਈ। ੨੪੮। 


ਲੈ `ਬਰਦਾਨ ਸਭੈ ਗੁਪੀਆ ਅਤਿ ਆਨੰਦ ਕੈ ਮਨਿ ਡੇਰਨ ਆਈ। 
ਗਾਵਤ ਗੀਤ ਸਭੈ ਮਿਲ ਕੈ ਇਕ ਹ੍ਹੈ ਕੈ ਪ੍ਰਸੰਨ੍ਯ ਸੁ ਦੇਤ ਬਧਾਈ। 
ਪਾਤਨ ਸਾਥ ਖਰੀ ਤਿਨ ਕੀ ਉਪਮਾ ਕਬਿ ਨੇ ਮੁਖ ਤੇ ਇਮ ਗਾਈ। 
ਮਾਨਹੁ ਪਾਇ ਨਿਸਾਪਤਿ ਕੋ ਸਰ ਮਧਿ `ਖਿਰੀ ਕਵੀਆ ਧੁਰ ਤਾਈ। ੨੪੯। 


ਪ੍ਰਾਤ ਭਏ ਜਮਨਾ ਜਲ ਮੈ ਮਿਲਿ ਧਾਇ ਗਈ ਸਭ ਹੀ _ਗੁਪੀਆ। 

ਮਿਲਿ ਗਾਵਤ ਗੀਤ ਚਲੀ ਤਿਹ ਜਾ ਕਰਿ ਆਨੰਦ _ਭਾਮਿਨ ਸੈ ਕੁਪੀਆ। 
ਤਬ ਹੀ ਫੁਨਿ ਕਾਨ੍ਹ ਚਲੇ ਤਿਹ ਜਾ ਜਮੁਨਾ ਜਲ ਕੋ ਫੁਨਿ ਜਾ ਜੁ ਪੀਆ। 
ਸੋਊ ਦੇਖਿ ਤਬੈ ਭਗਵਾਨ ਕਹੇ ਨਹਿ ਬੋਲਹੁ ਰੀ ਕਰਿ ਹੋਂ _ਚੁਪੀਆ। ੨੫0। 


ਨ੍ਹਾਵਨਿ ਲਾਗਿ ਜਬੈ ਗੁਪੀਆ ਤਬ ਲੈ ਪਟ ਕਾਨ ਚਰਿਯੋ ਤਰੁ ਊਪੈ। 
ਤਉ ਮੁਸਕਯਾਨ ਲਗੀ ਮਧਿ ਆਪਨ ਕੋਇ ਪੁਕਾਰ ਕਰੇ ਹਰਿ ਜੂ ਪੈ। 
ਚੀਰ ਹਰੇ ਹਮਰੇ ਛਲ ਸੋ ਤੁਮ ਸੋ ਠਗ ਨਾਹਿ ਕਿਧੋ ਕੋਊ ਭੂ ਧੈ। 

ਹਾਥਨ ਸਾਥ ਸੁ ਸਾਰੀ ਹਰੀ ਦ੍ਰਿਗ ਸਾਥ ਹਰੋ_ਹਮਰੋ ਤੁਮ ਰੂਪੈ। ੨੫੧। 


ਗਈ ਲਾਲ ਕਾਨ ਲੂ ਸੋਂ 
ਨਵੀ” 
ਸ੍ਯਾਮ ਕਹਿਯੋ ਮੁਖ ਤੇ ਗੁਪੀਆ ਇਹ ਕਾਨ੍ਹ _ਸਿਖੇ ਤੁਮ ਬਾਤ ਭਲੀ ਹੈ। 
ਨੰਦ ਕੀ ਓਰ ਪਿਖੋ ਤੁਮ ਹੂੰ ਦਿਖੋ ਭ੍ਰਾਤ ਕੀ ਓਰ ਕਿ ਨਾਮ ਹਲੀ ਹੈ। 
ਚੀਰ ਹਰੇ ਹਮਰੇ ਛਲ ਸੋ ਸੁਨਿ ਮਾਰਿ ਡਰੈ ਤੁਹਿ ਕੰਸ ਬਲੀ ਹੈ। 
ਕੋ ਮਰ ਹੈ ਹਮ ਕੋ ਤੁਮਰੋਂ ਨ੍ਰਿਪ ਤੋਰ ਡਰੈ ਜਿਮ ਕਉਲ ਕਲੀ ਹੈ। ੨੫੨। 


ਕ੍ਰਿਸਨਾਵਤਾਰ ੮੭ 


(ਸਾਰੀਆਂ _ਗੋਪੀਆਂ) ਉਸੇ ਵੇਲੇ ਦੇਵੀ ਦੇ ਚਰਨੀ ਪੈ ਗਈਆਂ ਅਤੇ _ਸਭ ਤਰ੍ਹਾਂ _ਨਾਲ 
ਉਸ (ਦੁਰਗਾ) ਦੀ ਬਹੁਤ ਵਡਿਆਈ ਕੀਤੀ ਕਿ ਹੇ ਮਾਤਾ! ਤੂੰ ਜਗਤ _ਦੀ _ਕਰਤਾ ਹੈ 
ਅਤੇ ਸਾਰੇ ਦੁਖਾਂ ਨੂੰ ਨਸ਼ਟ ਕਰਨ _ਵਾਲੀ ਹੈ। _ਸਾਰੇ _ਗਣ _ਗੰਧਰਬ ਤੇਰੇ _ਹੀ (ਰੂਪ _ਹਨ)। 
ਉਸ ਅਤਿ ਅਧਿਕ ਸ਼ੋਭਾ ਦੀ ਉਪਮਾ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਨਾਲ ਕਹਿ ਕੇ 
ਸੁਣਾਇਆ ਹੈ ਕਿ _ਗੋਪੀਆਂ ਉਸੇ ਵੇਲੇ (ਖੁਸ਼ੀ ਨਾਲ) ਲਾਲ ਹੋ ਗਈਆਂ ਜਦ ਕਿ (ਉਨ੍ਹਾਂ 
ਦੀ) _ਮਨ _ਇਛਿਤ _ਗੱਲ _ਪੂਰੀ _ਹੋ _ਗਈ।੨੪੮। 

ਵਰਦਾਨ ਲੈ _ਕੇ ਸਾਰੀਆਂ _ਗੋਪੀਆਂ ਮਨ ਵਿਚ _ਬੜੀਆਂ _ਆਨੰਦਿਤ ਹੋਕੇ ਘਰਾਂ 

ਆ _ਗਈਆਂ। _ ਸਾਰੀਆਂ _ਮਿਲ _ਕੇ ਗੀਤ ਗਾਉਂਦੀਆਂ _ਹਨ _ਅਤੇ _ਕੋਈ _ਇਕ ਪ੍ਰਸੰਨ 
ਕੇ (ਦੂਜੀ ਨੂੰ) ਵਧਾਈ ਦਿੰਦੀ ਹੈ। _ਉਹ ਸਾਰੀਆਂ ਪੰਕਤੀ ਬਣਾ ਕੇ ਖੜੀਆਂ ਹਨ; ਉਨ੍ਹਾਂ 
ਦੀ ਉਪਮਾ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਕਹੀ ਹੈ, ਮਾਨੋ ਚੰਦੂਮਾ ਨੂੰ ਪ੍ਰਾਪਤ ਕਰ _ਕੇ _ਤਲਾ 
ਵਿਚ _(ਇਕ ਪਾਸੇ ਤੋਂ ਦੂਜੇ) ਪਾਸੇ _ਤਕ _ ਕੰਮੀਆਂ _ਖਿੜੀਆਂ _ਹੋਈਆਂ _ਹੋਣ।੨੪੯। 

ਸਵੇਰ _ਹੋਣ `ਤੇ ਸਾਰੀਆਂ _ਗੋਪੀਆਂ ਮਿਲ _ਕੇ ਜਮਨਾ ਦੇ ਜਲ _ਵਲ ਤੁਰ ਪਈਆਂ। 
ਸਭ ਇਸਤਰੀਆਂ ਇਕੱਠੀਆਂ ਹੋਕੇ _ਗੀਤ _ਗਾਉਂਦੀਆਂ ਉਧਰ ਨੂੰ ਚਲ ਪਈਆਂ ਅਤੇ ਖੁਸ਼ੀ 
ਨਾਲ _ਫੁਲੀਆਂ ਨਹੀਂ __ਸਮਾਉਂਦੀਆਂ। ਉਸੇ ਵੇਲੇ ਕ੍ਰਿਸ਼ਨ ਵੀ ਉਥੇ ਚਲੇ ਗਏ ਅਤੇ ਜਾ ਕੇ 
ਜਮਨਾ ਤੋਂ ਪਾਣੀ ਪੀਤਾ। (ਕ੍ਰਿਸ਼ਨ ਦੇ ਆਉਣ ਤੇ ਸਭ ਚੁਪ ਹੋ ਗਈਆਂ) ਉਨ੍ਹਾਂ ਨੂੰ ਵੇਖ 
ਕੇ ਕ੍ਰਿਸ਼ਨ ਨੇ ਕਿਹਾ, ਓਇ! ਬੋਲਦੀਆਂ ਨਹੀਂ _ਚੁਪ _ਕਰ _ ਗਈਆਂ _ਹੋ।੨੫0। 

ਹੁਣ ਚੀਰ ਹਰਨ ਪ੍ਰਸੰਗ ਦਾ ਕਥਨ 

ਨਾਵੀੰਯ੍ਾ 

ਜਦੋਂ _ਗੋਪੀਆਂ ਨਹਾਉਣ ਲਗੀਆਂ _ਤਦੋਂ ਕ੍ਰਿਸ਼ਨ (ਉਨ੍ਹਾਂ ਦੇ) ਕਪੜੇ ਲੈ ਕੇ ਬ੍ਰਿਛ 
ਉਤੇ ਚੜ੍ਹ _ਗਿਆ। ਤਦ ਉਹ ਆਪੋ ਵਿਚ _ਮੁਸਕ੍ਰਾਣ ਲਗ ਪਈਆਂ, (ਪਰ) ਕੋਈ ਕ੍ਰਿਸ਼ਨ 
ਪਾਸ _ਪੁਕਾਰ _ਕਰਨ _ ਲਗ _ਪਈ। _ (ਕਹਿਣ _ਲਗੀ)--(ਹੇ ਕ੍ਰਿਸ਼ਨ! ਤੂੰ) _ਛਲ _ਨਾਲ _ ਸਾਡੇ 
ਕਪੜੇ _ਚੁਰਾ ਲਏ ਹਨ, _ਧਰਤੀ _ਉਤੇ ਤੇਰੇ _ਵਰਗਾ _ਕੋਈ _ਠਗ ਨਹੀਂ _ਹੈ। ਹੱਥਾਂ ਨਾਲ ਤੂੰ 
ਸਾਡੀਆਂ _ਸਾੜੀਆਂ _ਚੁਰਾ _ਲਈਆਂ _ਹਨ ਅਤੇ ਅੱਖਾਂ _ਨਾਲ ਸਾਡੇ _ਰੂਪ ਨੂੰ ਚੁਰਾ _ਰਿਹਾ 
ਹੰ'।੨੫੧। 

ਨ ਨੰ ਨ੍ਰੈਸ਼ਨ ਨੂੰ ਨਹਾ -- 
੭ਾਵੀਯਾ 

ਸ਼ਿਆਮ (ਕਵੀ ਕਹਿੰਦੇ ਹਨ) ਗੋਪੀ ਨੇ ਮੂੰਹ ਤੋਂ ਇਸ ਤਰ੍ਹਾਂ ਕਿਹਾ -- ਹੇ ਕਾਨ੍ਹ! 
ਤੂੰ ਇਹ ਬੜੀ ਚੰਗੀ ਗੱਲ ਸਿਖੀ ਹੈ? ਤੂੰ (ਆਪਣੇ ਪਿਤਾ) ਨੰਦ ਵਲ ਵੇਖ! (ਜਿਸ ਦਾ) 
ਨਾਮ _'ਹਲੀ” ਹੈ, ਉਸ ਭਰਾ ਵਲ ਵੇਖ! (ਉਹ ਕਿਸ ਤਰ੍ਹਾਂ ਦੇ ਭਲੇ ਪੁਰਸ਼ ਹਨ ਤੇ ਤੂੰ 
ਕਿਸ ਤਰ੍ਹਾਂ ਦੀ ਸ਼ਰਾਰਤ _ਕਰਨ _ਲਗ ਪਿਆ ਹੈਂ?) (ਤੂੰ ਸਾਡੇ) ਕਪੜੇ _ਛਲ _ਨਾਲ _ਹਰ 
ਲਏ _ਹਨ, ਬਲਵਾਨ ਕੰਸ _ਇਹ ਗੱਲ ਸੁਣ ਕੇ ਤੈਨੂੰ ਮਾਰ _ਦੇਵੇਗਾ। _(ਅਗੋਂ ਕ੍ਰਿਸ਼ਨ ਨੇ 
ਕਿਹਾ--) ਮੈਨੂੰ _ਕੌਣ _ਮਾਰੇਗਾ? _ਤੁਹਾਡੇ _ਰਾਜੇ _ਕੰਸ ਨੂੰ _ਕਮਲ ਦੀ _ਕਲੀ ਵਾਂਗ _ਤੋੜ 
ਸੁਟਾਂਗਾ।੨੫੨। 


ਸੀ _ਦਸਮ-ਗ੍ਰੰਥ _ਸਾਹਿਬ 


ਕਾਨੂ ਛਾਲ ੱਘੰ ਸੋ 
ਨਵੀਸਾ 
ਕਾਨ੍ਹ ਕਹੀ ਤਿਨ ਕੋ ਇਹ ਬਾਤ ਨ ਦਿਓ ਪਟ ਹਉ ਹਸ ਬਿਨੁ ਤੋ 
ਕਿਉ ਜਲ ਬੀਚ ਰਹੀ ਛਪ ਕੈ ਤਨ ਕਾਹਿ ਕਟਾਵਤ ਹੋ ਪਹਿ ਜੋਕੋ 
ਨਾਮ ਬਤਾਵਤ ਹੋ. ਨ੍ਰਿਪ ਕੋ ਤਿਹ ਕੋ ਫੁਨਿ ਨਾਹਿ ਕਛੂ ਡਰੁ ਮੋਕੋ। 
ਕੇਸਨ ਤੇ ਗਹਿ ਕੈ ਤਪ ਕੀ ਅਗਨੀ ਮਧਿ ਈਧਨ ਜਿਉ ਉਹਿ ਝੋਕੋ। ੨੫੩। 


ਰੂਖਿ ਚਰੇ ਹਰਿ ਜੀ ਰਿਝ ਕੈ ਮੁਖ ਤੇ ਜਬ ਬਾਤ ਕਹੀ ਇਹ ਤਾ ਸੋ 
ਤਉ ਰਿਸਿ ਬਾਤ ਕਹੀ ਉਨ ਹੂੰ ਇਹ ਜਾਇ ਕਹੈ ਤੁਹਿ ਮਾਤ ਪਿਤਾ ਸੋ 
ਜਾਇ ਕਹੋ ਇਹ ਕਾਨ੍ਹ ਕਹੀ ਮਨ ਹੈ ਤੁਮਰੋ ਕਹਬੇ ਕਹੁ ਜਾ_ਸੋ 
ਜੋ ਸੁਨਿ ਕੋਊ ਕਹੈ ਹਮ ਕੋ ਇਹ ਤੋ ਹਮ ਹੂੰ ਸਮਝੈ ਫੁਨਿ ਵਾ ਸੋ। ੨੫੪। 


ਹਾਵੀਯਾਂ 
ਦੇਉ ਬਿਨਾ ਨਿਕਰੈ ਨਹਿ ਚੀਰ ਕਹਿਯੋ _ਹਸਿ ਕਾਨ੍ਹ ਸੁਨੋ ਤੁਮ _ਪਿਆਰੀ। 
ਸੀਤ ਸਹੋ ਜਲ ਮੈ ਤੁਮ ਨਾਹਕ ਬਾਹਰਿ ਆਵਹੋਂ ਗੋਰੀ ਅਉ ਕਾਰੀ। 
ਦੇ ਅਪੁਨੇ _ਅਗੂਆ ਪਿਛੂਆ ਕਰ ਬਾਰਿ ਤਜੋ ਪਤਲੀ ਅਰੁ _ਭਾਰੀ। 
ਯੌ _ਨਹਿ ਦੇਉ ਕਹਿਓ ਹਰਿ ਜੀ ਤਸਲੀਮ ਕਰੋ ਕਰ ਜੋਰਿ ਹਮਾਰੀ। ੨੫੫। 


ਫੇਰਿ ਕਹੀ ਹਰਿ ਜੀ ਤਿਨ ਸੋ ਰਿਝ ਕੈ ਇਹ ਬਾਤ ਸੁਨੋ ਤੁਮ ਮੇਰੀ। 
ਜੋਰਿ ਪੁਨਾਮ ਕਰੋਂ ਹਮਰੋ ਕਰ ਲਾਜ ਕੀ ਕਾਟਿ ਸਭੈ ਤੁਮ ਬੇਰੀ। 
ਬਾਰ ਹੀ ਬਾਰ ਕਹਿਯੋ ਤੁਮ ਸੋ ਮੁਹਿ ਮਾਨਹੁ ਸੀਘੁ ਕਿਧੋ ਇਹ ਹੇ ਰੀ 
ਨਾਤੁਰ ਜਾਇ ਕਹੋ ਸਭ ਹੀ ਪਹਿ ਸਉਹ ਲਗੈ ਫੁਨਿ ਠਾਕੁਰ ਕੇਰੀ। ੨੫੬ 
ਗੱ ਲਾਲ ਕਾਲੂ ਸੋਂ 
੭ਵੀਗਾ 
ਜੋ ਤੁਮ ਜਾਇ ਕਹੋ ਤਿਨ ਹੀ ਪਹਿ ਤੋ ਹਮ ਬਾਤ ਬਨਾਵਹਿ ਐਸੇ 
ਚੀਰ ਹਰੇ ਹਮਰੇ ਹਰਿ ਜੀ ਦਈ ਬਾਰਿ ਤੇ ਨਿਆਰੀ ਕਢੈ ਹਮ ਕੈਸੇ 
ਭੇਦ ਕਹੈ ਸਭ ਹੀ ਜਸੁਧਾ ਪਹਿ ਤੋਹਿ ਕਰੈ ਸਰਮਿੰਦਤ ਵੈਸੇ 
ਜਿਉ ਨਰ ਕੋ ਗਹਿ ਕੈ ਤਿਰੀਯਾ ਹੂੰ ਸੁ ਮਾਰਤ ਲਾਤਨ ਮੂਕਨ ਜੈਸੇ। ੨੫੭ 


ਕ੍ਰਿਸਨਾਵਤਾਰ ੮੯ 


ਸ੍ਰ 
ਹਾ 
੩ ਕੈ 
ਕੇ 
ਹੈ 
ਦਿਲ 
੍ 
ਕਹ 


ਮੈਂ 
ਕੇ ਕਿਉਂ (ਖੜੋਤੀ ਹੈਂ ਅਤੇ) ਸ਼ਰੀਰ 


ਰਹੀ ਉ 
ਰਹੀ ਹੈਂ ਉਸ ਦਾ ਮੈਨੂੰ ਰਤੀ ਜਿੰਨਾ ਵੀ ਡਰ ਨਹੀਂ ਹੈ। ਬਲਦੀ ਹੋਈ ਔਗ ਵਿਚ ਲਕੜ 
ਨ ਹ੍ 


ਰਨ ਨੇ 
ਤੁਹਾਡੇ ਮਨ_ਵਿਚ ਜਿਸ ਨੂੰ `ਵੀ ਕਹਿਣਾ ਹੈ, ਬੇਸ਼ਕ ਜਾਕੇ ਕਹਿ ਦਿਓ। (ਤੁਹਾਡੀ ਗੱਲ) 
ਸੁਣ ਕੇ ਜੇ ਮੈਨੂੰ ਕੋਈ ਕੁਝ ਕਹੇਗਾ, ਤਾਂ ਫਿਰ ਮੈਂ ਆਪੇ ਹੀ ਉਸ ਨਾਲ ਨਿਬੜ 
ਲਵਾਂਗਾ।੨੫੪। 
/ਉੈਸ਼ਨ ਨੰ ਨਹਾ -- 
ਮਾਵੀਲ” 


ਪਹਿਲਾਂ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ _ਕਰੋ। _੨੫੫। 
ਕ੍ਰਿਸ਼ਨ ਨੇ ਫਿਰ ਰੀਝ ਕੇ ਕਿਹਾ (ਹੇ ਗੋਪੀਓ!) ਤੁਸੀਂ ਮੇਰੀ ਇਹ ਗੱਲ ਸੁਣੋ! ਤੁਸੀਂ 

ਲਾਜ ਦੀ ਬੇੜੀ ਕਟ ਕੇ (ਸੁਟ ਦਿਓ ਅਤੇ) ਦੋਵੇਂ ਹੱਥ ਜੋੜ ਕੇ ਮੈਨੂੰ 

ਤੁਹਾਨੂੰ ਵਾਰ ਵਾਰ _ਕਹਿ _ਰਿਹਾ ਹਾਂ, _ਅੜੀਓ! ਛੇਤੀ ਨਾਲ ਮੇਰਾ ਕਿਹਾ ਮੰਨ _ਜਾਓ। ਨਹੀਂ 

ਤਾਂ (ਮੈਂ) ਸਭ ਕੋਲ ਜਾ ਕੇ ਤੁਹਾਡੀਆਂ ਗੱਲਾਂ ਕਹਾਂਗਾ, ਮੈਨੂੰ ਠਾਕੁਰ ਦੀ ਸੌਂਹ ਹੈ। ੨੫੬। 

ਨੱਪਆਂ ਨੰ _,ਕੈਸ਼ਨ ਨੂੰ /ਨੈਠਾ # 


ਤੂੰ ਜਾ ਕੇ ਉਨ੍ਹਾਂ ਲੋਕਾਂ ਨੂੰ (ਸਾਡੇ ਬਾਰੇ) ਕਹੇਂਗਾ, ਤਦ ਅਸੀਂ ਇਸ ਤਰ੍ਹਾਂ ਦੀ 
ਸੁਣਾਵਾਂਗੀਆਂ ਕਿ (ਕ੍ਰਿਸ਼ਨ) ਨੇ ਸਾਡੇ ਕਪੜੇ ਚੁਰਾ ਲਏ ਸਨ ਅਤੇ (ਕਹਿੰਦਾ 
ਬਾਹਰ (ਨਿਕਲ ਆਓ!) ਹਾਇ ਰੱਬਾ (ਅਸੀਂ) ਬਾਹਰ ਕਿਸ ਤੜ੍ਹਾਂ ਨਿਕਲੀਏ? 
(ਤੇਰੀ ਮਾਤਾ) _ਜਸੋਧਾ _ਕੋਲ _ਸਾਰਾ _ਭੇਦ _ਕਹਿ __ਦੇਵਾਂਗੀਆਂ _ਅਤੇ _ਉਸ _ ਤਰ੍ਹਾਂ ਸ਼ਰਮਿੰਦਾ 
ਕਰਾਵਾਂਗੀਆਂ _ਜਿਸ _ਤਰ੍ਹਾਂ _(ਛੇੜਖਾਨੀ _ਕਰਨ _ਵਾਲੇ) _ਪੁਰਸ਼ ਨੂੰ ਇਸਤਰੀ _ਫੜ ਕੇ _ ਲੱਤਾਂ 
ਮੁੱਕੀਆਂ ਮਾਰ _ਕੇ _ ਕਰਦੀ _ਹੈ। _੨੫੭। 


ਤਹ 
ਕਰ 
01/ ੨ ੫ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨੂ ਛਾਲ 
ਦੰਹਰਾ 

ਬਾਤ ਕਹੀ ਤਬ ਇਹ ਹਰੀ ਕਾਹਿ ਬੰਧਾਵਤ ਮੋਹਿ। 

ਨਮਸਕਾਰ ਜੋ ਨ ਕਰੋਂ ਮੋਹਿ ਦੁਹਾਈ ਤੋਹਿ। ੨੫੮। 


ਗੱਪ ਲਾਲਾ 
ਹਵੀਯਾਂ 
ਕਾਹਿ ਖਿਝਾਵਤ ਹੋ ਹਮ ਕੋ ਅਰੁ ਦੇਤ ਕਹਾ ਜਦੁਰਾਇ ਦੁਹਾਈ। 
ਜਾ ਬਿਧਿ ਕਾਰਨ ਬਾਤ ਬਨਾਵਤ ਸੋ ਬਿਧਿ ਹਮ ਹੂੰ ਲਖਿ ਪਾਈ। 
ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਇਹੈ ਮਨ ਮੈ ਤੁਹਿ ਆਈ। 
ਸਉਹ ਲਗੈ ਹਮ ਠਾਕੁਰ ਕੀ ਜੁ ਰਹੈ ਤੁਮਰੀ ਬਿਨੁ ਮਾਤ ਸੁਨਾਈ। ੨੫੯। 


ਕਾਨੂ ਭਾਲ ਨਘਆ ਸੋਂ 
ਹਾਵੀਯਾਂ 
ਮਾ ਸੁਨਿ ਹੈ ਤਬ ਕਾ ਕਰਿ ਹੈ ਹਮਰੋ ਸੁਨਿ ਲੇਹੁ ਸਭੈ ਬ੍ਰਿਜ ਨਾਰੀ। 
ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਬਾਰੀ। 
ਸੀਖਤ ਹੋ_ਰਸ ਰੀਤਿ ਅਬੈ ਇਹ ਕਾਨ੍ਹ ਕਹੀ ਤੁਮ ਹੋ ਮੁਹਿ ਪਿਆਰੀ। 
ਖੇਲਨ ਕਾਰਨ ਕੋ ਹਮ ਹੂੰ ਜੁ ਹਰੀ ਛਲ ਕੈ ਤੁਮ ਸੁੰਦਰ ਸਾਰੀ। ੨੬0। 


ਗੱਪ ਲਾਲਾ 
ਹਵੀਯਾਂ 
ਫੇਰਿ ਕਹੀ ਮੁਖ ਤੇ ਇਮ ਗੋਪਿਨ ਬਾਤ ਇਸੀ ਮਨੁ ਏ ਪਟ ਦੈਹੋ। 
ਸਉਹ ਕਰੋ _ਮੁਸਲੀਧਰ ਕੀ ਜਸੁਧਾ ਨੰਦ ਕੀ ਹਮ ਕੋ ਡਰ ਕੈਹੋ। 
ਕਾਨ੍ਹ ਬਿਚਾਰਿ ਪਿਖੋ ਮਨ ਮੈ ਇਨ ਬਾਤਨ ਤੇ ਤੁਮ ਨ ਕਿਛੁ ਪੈਹੋ। 
ਦੇਹੁ ਕਹਿਯੋ ਜਲ ਮੈ ਹਮ ਕੋ ਇਹ ਦੇਹਿ ਅਸੀਸ ਸਭੈ ਤੁਹਿ ਜੈਹੋ। ੨੬੧। 


ਨੱਪ ਲਾਲਾ 

ਹਾਵੀਯਾਂ 
ਫੇਰਿ ਕਹੀ ਮੁਖ ਤੇ ਮਿਲਿ ਗੋਪਨ ਨੇਹ ਲਗੈ ਹਰਿ ਜੀ ਨਹਿ ਜੋਰੀ। 
ਨੈਨਨ ਸਾਥ ਲਗੈ ਸੋਊ ਨੇਹੁ ਕਹੈ ਮੁਖ ਤੇ ਇਹ ਸਾਵਲ ਗੋਰੀ। 
ਕਾਨ੍ਹ ਕਹੀ ਹਸਿ ਕੈ ਇਹ ਬਾਤ ਸੁਨੋ ਰਸ ਰੀਤਿ ਕਹੋ ਮਮ ਹੋਰੀ। 
ਆਖਨ ਸਾਥ _ਲਗੈ _ਟਕਵਾ ਫੁਨਿ _ਹਾਥਨ ਸਾਥ _ਲਗੈ ਸੁਭ _ਸੋਰੀ। ੨੬੨। 


ਕ੍ਰਿਸਨਾਵਤਾਰ ੯੧ 


ਕਾਨ ਨੰ ਨੈਹਾ -- 
ਦੰਹਰਾ 

ਤਦ ਕ੍ਰਿਸ਼ਨ ਨੇ ਇਹ ਗੱਲ ਕਹੀ (ਕਿ ਤੁਸੀਂ) ਮੈਨੂੰ ਕਿਉਂ ਬਨ੍ਹਵਾਉਂਦੀਆਂ ਹੋ? 
ਮੈਨੂੰ ਨਮਸਕਾਰ _ਨਹੀਂ__ਕਰੋਂਗੀਆਂ _ਤਾਂ ਮੈਨੂੰ _ਤੁਹਾਡੀ _ਹੀ _ਸੌਂਹ ਲਗੇ _(ਕਪੜੇ _ਨਹੀੱਂ 
ਦੌਵਾਂਗਾ)।੨੫੮। 


ਨੰਘੰ ਨੇ /ਨੈਹਾ 4 
ਮਾਵੀਲ” 

ਹੇ ਯਾਦਵਾਂ ਦੇ ਸੁਆਮੀ! ਤੂੰ ਸਾਨੂੰ ਕਿਉਂ ਖਿਝਾਉਂਦਾ ਹੈਂ, ਅਤੇ _ਕਿਉਂ ਸੋਹਾਂ ਖਾਂਦਾ 
ਹੈਂ? ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈਂ, ਉਹ ਕਾਰਨ ਅਸੀਂ ਵੀ ਜਾਣ ਲਿਆ 
ਹੈ; ਤੂੰ ਵਿਅਰਥ ਵਿਚ ਜੋ ਸਾਡੇ ਤੋਂ ਲੁਕਾ ਕਰਦਾ ਹੈਂ। ਜੋ ਤੇਰੇ ਮਨ ਵਿਚ ਇਹ ਗੱਲ 
ਹੈ (ਨੰਗੇ ਕਰਨ ਦੀ) ਤਾਂ ਸਾਨੂੰ ਵੀ ਠਾਕੁਰ ਦੀ ਸੌਂਹ ਜੇ _ਅਸੀਂ ਤੇਰੀ ਮਾਤਾ ਨੂੰ ਸਾਰੀ 


/ਕੈਸ਼ਨ ਨੇ ਨ੫ਆੰ ਨੂੰ ਨਹਾ -- 


ਬੁਜ ਦੀਆਂ _ਸਾਰੀਆਂ _ਇਸਤਰੀਓ! ਸੁਣ _ਲਓ, ਜੇਕਰ _ਮਾਤਾ _(ਜਸੋਧਾ) _ਤੁਹਾਡੀਆਂ 


ਅਉ ਪੀ 
(ਹਸਣਾ) ਖੇਡਣਾ ਹੈ।੨੬0। 
ਨੱਪ ਨੇ _/ਕੈਹਾ £ 
੭ਾਵੀੰਯਾ 

ਗੋਪੀਆਂ ਨੇ ਮੁੜ _ਇਹ ਗੱਲ ਮੂੰਹੋਂ _ਆਖੀ--ਹੇ ਕ੍ਰਿਸ਼ਨ! ਜੇਕਰ ਅਜਿਹੀ ਗੱਲ _ਮਨ 
ਵਿਚ ਹੈ (ਤਾਂ ਸਾਡੇ) ਕਪੜੇ ਸਾਨੂੰ ਦੇ ਦਿਓ ਅਤੇ _ਬਲਰਾਮ, _ਜਸੋਧਾ ਅਤੇ ਨੰਦ ਦੀ ਸੌਂਹ 
ਖਾਓ, ਜੋ ਸਾਨੂੰ (ਫਿਰ ਨਹੀਂ) _ਡਰਾਓਗੇ। _ਹੇ ਕ੍ਰਿਸ਼ਨ! (ਤੂੰ ਆਪਣੇ) ਮਨ ਵਿਚ _ਵਿਚਾਰ 
ਹੀ (ਬਸਤ੍ਰ) ਦੇ _ਦੇ, _ਅਸੀਂ ਸਾਰੀਆਂ ਤੈਨੂੰ ਅਸੀਸਾਂ _ਦੇ _ਕੇ ਚਲੀਆਂ _ਜਾਵਾਂਗੀਆਂ।੨੬੧। 
ਨੱਪ ਨੇ /ਨੈਹਾ -- 


ਅੱਖਾਂ ਰਾਹੀਂ ਲਗਦਾ _ਹੈ। (ਅਗੋਂ) ਕ੍ਰਿਸ਼ਨ ਨੇ _ਹਸ ਕੇ ਇਹ ਗੱਲ _ਕਹੀ_-- ਹੈ ਗੋਪੀਓ! 
ਨੇਹੁੰ _ਲਾਉਣ _ਦੀ _ਰੀਤੀ _ਕਹਿੰਦਾ ਹਾਂ, (ਤੁਸੀਂ) ਸੁਣੋਂ! ਅੱਖਾਂ _ਨਾਲ _ਪਹਿਲਾਂ _ਟਿਕਟਿਕੀ 
ਲਗਦੀ ਹੈ, ਫਿਰ ਨਾਲ ਜੇ ਹੱਥ ਲੌਂਗ _ਜਾਣ _ਤਦ ਉਹ ਕੰਮ _ਸੰਵਰ ਜਾਂਦਾ ਹੈ।੨੬੨। 


ਸੀ _ਦਸਮ-ਗ੍ਰੰਥ _ਸਾਹਿਬ 


ਫੇਰਿ ਕਹੀ ਮੁਖਿ ਤੇ ਗੁਪੀਆ ਹਮਰੇ ਪਟ ਦੇਹੁ ਕਹਿਯੋ ਨੰਦ ਲਾਲਾ। 

ਫੇਰਿ ਇਸਨਾਨ ਕਰੈ ਨ ਇਹਾ ਕਹਿ _ਹੈ ਹਮਿ ਲੋਗਨ ਆਛਨ _ਬਾਲਾ। 
ਜੋਰਿ ਪੁਨਾਮ ਕਰੋਂ ਹਮ ਕੋ ਕਰ ਬਾਹਰ ਹੈ ਜਲ ਤੇ ਤਤਕਾਲਾ। 

ਕਾਨ੍ਹ ਕਹੀ ਹਸਿ ਕੈ ਮੁਖਿ ਤੈ ਕਰਿ ਹੋ ਨਹੀ ਢੀਲ ਦੇਉ ਪਟ ਹਾਲਾ। ੨੬੩। 


ਦੰਹਰਾ 
ਮੌਤੂ ਸਭਨ ਮਿਲਿ ਇਹ ਕਰਿਯੋ ਜਲ ਕੋ ਤਜਿ ਸਭ _ਨਾਰਿ। 
ਕਾਨਰ ਕੀ _ਬਿਨਤੀ ਕਰੋ ਕੀਨੋ ਇਹੈ ਬਿਚਾਰ। ੨੬੪। 
ਹਾਵੀਯਾਂ 
ਦੈ ਅਗੂਆ ਪਿਛੂਆ ਅਪੁਨੇ ਕਰ ਪੈ ਸਭ ਹੀ ਜਲ ਤਿਆਗਿ ਖਰੀ _ਹੈ। 
ਕਾਨ ਕੇ ਪਾਇ ਪਰੀ ਬਹੁ ਬਾਰਨ ਅਉ ਬਿਨਤੀ ਬਹੁ ਭਾਤਿ ਕਰੀ ਹੈ। 
ਦੇਹੁ ਕਹਿਯੋ ਹਮਰੀ ਸਰ੍ਹੀਆ ਤੁਮ ਜੋ ਕਰਿ ਕੈ ਛਲ ਸਾਥ ਹਰੀ ਹੈ। 
ਜੇ ਕਹਿ ਹੋ ਮਨਿ ਹੈ ਹਮ ਸੋ ਅਤਿ ਹੀ ਸਭ ਸੀਤਹਿ ਸਾਥ ਠਰੀ ਹੈ। ੨੬੫। 


ਕਾਲੂ ਛਾਲ 
ਹਵੀਯਾਂ 

ਕਾਨ੍ਹ ਕਹੀ ਹਸਿ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ। 

ਸਭ ਹੀ ਮੁਖ ਚੂਮਨ ਦੇਹੁ ਕਹਿਯੋ ਚੁਮ ਹੈ ਹਮ ਹੂੰ ਤੁਮ ਹੂੰ ਗਨਿ ਹੋ। 

ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ ਨਾਤਰ ਹਉ ਤੁਮ ਕੋ ਹਨਿ ਹੋ। 

ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀ ਸਤਿ ਕੈ ਜਨਿ ਹੋ। ੨੬੬। 


ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਰੀ ਇਕ ਬਾਤ ਕਹੋਂ ਸੰਗ ਤੇਰੇ। 


ਕਾਂਕਯਂ ਭਾਲ 
ਦੰਹਰਾ 
ਕਾਨ੍ਹ ਜਬੈ ਗੋਪੀ ਸਭੈ ਦੇਖਿਯੋ ਨੈਨ _ਨਚਾਤ। 


ਹ 


ਹੈ ਪ੍ਰਸੈਨਿ ਕਹਨੇ ਲਗੀ ਸਭੈ ਸੁਧਾ ਸੀ _ਬਾਤ। ੨੬੮। 


ਇਿਰ 


ਕ੍ਰਿਸਨਾਵਤਾਰ ੯੩ 

ਗੋਪੀਆਂ ਨੇ ਫਿਰ ਮੂੰਹ ਤੋਂ _ਇਹ ਗੱਲ ਕਹੀ -- ਹੇ ਨੰਦ ਲਾਲ! ਸਾਡੇ ਕਪੜੇ ਦੇ 
ਦਿਓ! ਅਸੀਂ ਮੁੜ ਕੇ ਇਸ ਜਗ੍ਹਾ ਤੇ _ਕਦੇ ਵੀ ਨਹੀਂ _ਨਹਾਵਾਂਗੀਆਂ _ਅਤੇ _ਹੋਰਨਾਂ ਲੋਕਾਂ 
ਅਤੇ ਚੰਗੀਆਂ ਇਸਤਰੀਆਂ ਨੂੰ ਵੀ ਕਹਿ _ਦਿਆਂਗੀਆਂ (ਕਿ ਇਥੇ ਕੋਈ ਨ ਨਹਾਵੇ)। ਝਟ 
ਪਟ ਪਾਣੀ ਤੋਂ ਨਿਕਲ ਕੇ ਅਤੇ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ -- ਕ੍ਰਿਸ਼ਨ ਨੇ ਹਸ ਕੇ 
ਮੂੰਹੋਂ ਇਹ _ਗੱੌਲ ਕਹੀ (ਕਿ ਮੈਂ) ਫਿਰ ਜ਼ਰਾ ਜਿੰਨੀ ਢਿੱਲ ਨਹੀਂ _ਕਰਾਂਗਾ ਅਤੇ _ਝਟ _ਹੀ 
ਕਪੜੇ _ਦੇ _ਦੇਵਾਂਗਾ। _੨੬੩। 
ਦੰਹਰਾ 

ਫਿਰ ਸਭ _ਗੋਪੀਆਂ ਨੇ ਮਿਲ ਕੇ ਇਹ ਵਿਚਾਰ _ਕੀਤਾ (ਕਿ) ਸਾਰੀਆਂ _ਨਾਰੀਆਂ 
ਪਾਣੀ ਤੋਂ _ਬਾਹਰ _ਨਿਕਲ _ਕੇ ਕ੍ਰਿਸ਼ਨ ਅਗੇ ਬੇਨਤੀ _ਕਰੀਏ। _੨੬੪। 
ਹਵੀਯਾਂ 


ਉਪਰੰਤ) _ਸਾਰੀਆਂ _(ਗੋਪੀਆਂ) ਆਪਣੇ ਹੱਥਾਂ ਨੂੰ ਅਗੇ ਪਿਛੇ ਦੇ 

ਗਈਆਂ। _(ਫਿਰ) ਬਹੁਤ ਵਾਰ ਕ੍ਰਿਸ਼ਨ ਦੇ ਪੈਰੀਂ ਪਈਆਂ 
ਅਗੇ _ ਬੇਨਤੀਆਂ _ ਕੀਤੀਆਂ। _ (ਫਿਰ) _ਕਿਹਾ--ਸਾਡੀਆਂ 
ਚੁਕ 


ਸਾੜੀਆਂ ਦਿਓ, ਜੋ ਚੁਕ _ਲਈਆਂ ਹੋਈਆਂ _ਹਨ। ਜੋ ਤੂੰ ਕਹੇਂਗਾ ਅਸੀਂ, 
ਉਹੋ __ਮੰਨਾਂਗੀਆਂ, _ਠੰਡ _ਦੇ _ਨਾਲ _ ਅਸੀਂ ਸਾਰੀਆਂ ਬਹੁਤ _ਠਰ _ ਗਈਆਂ _ਹਾਂ। _੨੬੫। 
ਕਾਨੂ ਨੇ ਨੈਹਾ -- 

ਮਾਵੀਲ” 


ਪੁਟਣ ਦਿਓ, ਨਹੀਂ ਤਾਂ (ਮੈਂ) ਤੁਹਾਨੂੰ (ਪਾਲੇ 
ਕੇ ਜਾਣੋ (ਜਦ ਤੁਸੀਂ ਇਹ ਸ਼ਰਤਾਂ 


ਇਕ ਗੱਲ _ਕਰਦਾ ਹਾਂ, ਸੁਣੋ। ਤੁਸੀਂ ਹੱਥ ਜੋੜ ਕੇ 
ਕਾਮ-ਵਾਸਨਾ ਜਾਗ ਪਈ ਹੈ। _ਤਦ ਹੀ ਤੁਹਾਨੂੰ ਇਹ ਗੱਲ ਕਹੀ ਹੈ, ਜਦ _ਇਹ ਇਕਾਂਤ 
ਸਥਾਨ ਦਾ ਸੁੰਦਰ ਦਾਓ ਲਗ ਗਿਆ ਹੈ। ਕ੍ਰਿਸ਼ਨ ਨੇ ਹਸ ਕੇ ਕਿਹਾ ਸੁੰ 
ਸ਼ਰੀਰਾਂ ਨੂੰ ਵੇਖ _ਕੇ ਮੇਰਾ ਮਨ (ਦੇਹ) ਦਾਨ ਲੈਣ ਨੂੰ ਕਰ ਆਇਆ ਹੈ। ੨੬੭। 
ਕਵੀ ਨੰ /ਕੈਹਾ -- 
ਦੰਹਰਾ 

ਜਦ ਕ੍ਰਿਸ਼ਨ ਨੇ ਸਾਰੀਆਂ _ਗੋਪੀਆਂ ਨਾਲ ਅੱਖਾਂ _ਮਟਕਾਈਆਂ (ਤਾਂ) ਸਾਰੀਆਂ ਪ੍ਰਸੰਨ 
ਹੋ ਕੇ, ਅੰਮ੍ਰਿਤ ਵਰਗੀਆਂ _ (ਮਧੁਰ) _ਗੱਲਾਂ _ਕਹਿਣ _ਲਗੀਆਂ। _੨੬੮। 


ਸੀ _ਦਸਮ-ਗ੍ਰੰਥ _ਸਾਹਿਬ 


ਗੰ ਲਾਲ ਕਾਲੂ ਸੋਂ 
ਨਵੀਸਾ 
ਕਾਨ੍ਹ ਬਹਿਕ੍ਰਮ ਥੋਰੀ ਤੁਮੈ ਖੇਲਹੁ ਨ _ਅਪਨੋ ਘਰ ਕਾਹੋ। 
ਨੰਦ ਸੁਨੈ ਜਸੁਧਾ ਤਪਤੈ ਤਿਹ ਤੇ ਤੁਮ ਕਾਨ੍ਹ ਭਏ ਹਰਕਾ ਹੋ। 
ਨੇਹੁੰ ਲਗੈ ਨਹ ਜੋਰ ਭਏ ਤੁਮ ਨੇਹੁ ਲਗਾਵਤ ਹੋ ਬਰ ਕਾਹੋਂ। 
ਲੇਹੁ ਕਹਾ ਇਨ ਬਾਤਨ ਤੇ ਰਸ ਜਾਨਤ ਕਾ _ਅਜਹੂੰ _ਲਰਕਾ ਹੋ। ੨੬੯। 


ਕਾ/ਝਤੁ 


ਕਮਲ ਸੇ ਆਨਨ ਕੁਰੰਗਨ ਸੇ ਨੇਤ੍ਨ ਸੋ ਤਨ ਕੀ ਪ੍ਰਭਾ ਮੈ ਸਾਰੇ ਭਾਵਨ ਸੋ _ਭਰੀਆ। 


ਰਾਜਤ ਹੈ ਗੁਪੀਆ ਪ੍ਰਸੰਨ ਭਈ ਐਸੀ ਭਾਤਿ ਚੰਦੂਮਾ ਚਰ੍ਹੋ ਤੇ ਜਿਉ ਬਿਰਾਜੈ ਸੇਤ ਹਰੀਆ। 
ਰਸ ਹੀ ਕੀ ਬਾਤੈ ਰਸ ਰੀਤਿ ਹੀ ਕੇ ਪ੍ਰੇਮ ਹੂੰ ਮੈ ਕਹੈ ਕਬਿ ਸ੍ਯਾਮ ਸਾਥ ਕਾਨ੍ਹ ਜੂ ਕੇ ਖਰੀਆ। 
ਮਦਨ ਕੇ ਹਾਰਨ ਬਨਾਇਬੇ ਕੇ ਕਾਜ ਮਾਨੋ ਹਿਤ ਕੈ ਪਰੋਵਤ ਹੈ ਮੋਤਿਨ ਕੀ ਲਰੀਆ। ੨੭0। 


ਨਾਵੰਯਾ 


੨ 


ਕਾਹੇ ਕੋ ਕਾਨ੍ਹ ਜੂ ਕਾਮ ਕੇ ਬਾਨ ਲਗਾਵਤ ਹੋ ਤਨ ਕੇ ਧਨੁ ਭਉਹੈ। 
ਕਾਹੇ ਕਉ ਨੇਹੁ ਲਗਾਵਤ ਹੋ ਮੁਸਕਾਵਤ ਹੋ ਚਲਿ ਆਵਤ _ਸਉਹੈ। 
ਕਾਹੇ ਕਉ ਪਾਗ _ਧਰੋ _ਤਿਰਛੀ ਅਰੁ ਕਾਹੇ ਭਰੋਂ ਤਿਰਛੀ ਤੁਮ ਗਉਹੈ। 
ਕਾਹੇ ਰਿਝਾਵਤ ਹੋ ਮਨ _ਭਾਵਤ ਆਹਿ _ਦਿਵਵਾਤ ਹੈ ਹਮ ਸਉਹੈ। ੨੭੧ 


ਬਾਤ ਸੁਨੀ ਹਰਿ ਕੀ ਜਬ ਸੁਉਨਨ ਰੀਝ _ਹਸੀ ਸਭ ਹੀ ਬ੍ਰਿਜ ਬਾਗੈ। 
ਠਾਢੀ ਭਈ ਤਰੁ ਤੀਰ ਤਬੈ ਹਰੂਏ ਹਰੂਏ ਚਲ ਕੈ ਗਜ ਗਾਮੈ। 

ਬੇਰਿ ਬਨੇ ਤਿਨ ਨੇਤ੍ਰਨ ਕੇ ਜਨੁ ਮੈਨ ਬਨਾਇ ਧਰੇ ਇਹ ਦਾਮੈ। 
ਸ੍ਯਾਮ _ਰਸਾਤੁਰ ਪੇਖਤ ਯੋ ਜਿਮ ਟੂਟਤ ਬਾਜ ਛੁਧਾ_ਜੁਤ ਤਾਮੈ। ੨੭੨। 


ਕਾਮ ਸੇ ਰੂਪ ਕਲਾਨਿਧਿ ਸੇ ਮੁਖ ਕੀਰ ਸੇ _ਨਾਕ ਕੁਰੰਗ ਸੇ _ਨੈਨਨ। 
ਕੰਚਨ ਸੇ ਤਨ ਦਾਰਿਮ ਦਾਤ ਕਪੋਤ ਸੇ ਕੰਠ ਸੁ _ਕੋਕਿਲ ਬੈਨਨ। 
ਕਾਨ੍ਹ _ਲਗਿਯੋ ਕਹਨੇ ਤਿਨ ਸੋ _ਹਸਿ ਕੈ ਕਬਿ ਸ੍ਯਾਮ ਸਹਾਇਕ _ਧੈਨਨ। 
ਮੋਹਿ ਲਯੋ ਸਭ ਹੀ ਮਨੁ ਮੇਰੋ ਸੁ ਭਉਹ ਨਚਾਇ ਤੁਮੈ ਸੰਗ ਸੈਨਨ। ੨੭੩। 


ਕਾਨ੍ਹ ਬਡੇ ਰਸ ਕੇ ਹਿਰੀਆ ਸਬ ਹੀ ਜਲ ਬੀਚ ਅਚਾਨਕ ਹੇਰੀ। 
ਸਉਹ ਤੁਮੈ ਜਸੁਧਾ ਕਹੁ ਬਾਤ ਕਿਸਾਰਥ ਕੌ ਇਹ ਜਾ ਹਮ ਘੇਰੀ। 


ਕ੍ਰਿਸਨਾਵਤਾਰ ੯੫ 


ਹੇ ਕ੍ਰਿਸ਼ਨ! ਤੇਰੀ ਉਮਰ ਤੇ ਸ਼ਕਤੀ ਅਜੇ ਥੋੜੀ ਹੈ, ਤੂੰ ਆਪਣੇ ਘਰ ਦੇ ਅੰਦਰ 
ਹੀ ਕਿਉਂ ਨਹੀਂ ਖੇਡਦਾ? ਹੇ ਕਾਨ੍ਹ! (ਇਹ _ਗੌਲ) ਨੰਦ _ਅਤੇ _ਜਸੋਧਾ _ਸੁਣਨਗੇ (ਤਾਂ) 
ਕਲਪਣਗੇ, (ਤੂੰ ਕਿਤੇ) _ਹਲਕਾ _ਹੋ__ਗਿਆ ਹੈਂ _ (ਸੋਚਦਾ ਹੀ _ਨਹੀਂ)। ਜ਼ੋਰ _ਨਾਲ _(ਕਦੇ) 
ਪ੍ਰੇਮ ਨਹੀਂ ਪੈਂਦਾ, (ਪਰ ਤੂੰ) ਜ਼ੋਰ _ਨਾਲ ਨੇਹੁੰ ਕਿਉਂ ਲਗਾਉਂਦਾ ਹੈ। _ਇਨ੍ਹਾਂ ਗੱਲਾਂ ਵਿਚੋਂ 
ਕੀ ਲਭੇਗਾ? ਤੂੰ ਅਜੇ ਬਾਲਕ ਹੈਂ, (ਇਸ ਲਈ ਕਾਮ ਦਾ) ਰਸ ਕੀ ਜਾਣਦਾ ਹੈਂ। ੨੬੯। 


ਕਾ/ਘੱਤਾ 


ਰਹ ; ਜਿਵੇਂ _ਚੰਦੂਮਾ ਦੇ ਚੜ੍ਹਨ _ਨਾਲ ਸਫ਼ੈਦ ਕੰਮੀਆਂ 
ਬਿਰਾਜਦੀਆਂ _ਹਨ। _ ਸ਼ਿਆਮ ਕਹਿੰਦੇ ਹਨ, _ਰਸ ਦੀਆਂ ਹੀ ਗੱਲਾਂ ਕਰਦੀਆਂ _ਹਨ 
ਦੀ ਰੀਤੀ ਦੇ ਪ੍ਰੇਮ ਵਿਚ ਮਸਤ ਹੋਕੇ ਕ੍ਰਿਸ਼ਨ ਦੇ ਨਾਲ _ਖੜੋਤੀਆਂ _ਹਨ। ਮਾਨੋ 

ਦਾ ਹਾਰ ਬਣਾਉਣ _ਲਈ ਪ੍ਰੇਮ _ਰੂਪੀ ਮੋਤੀਆਂ ਦੀਆਂ _ਲੜੀਆਂ _ਪਰੋ__ਰਹੀਆਂ 


ਹੇ ਕਾਨ੍ਹ! (ਤੂੰ) ਭਵਾਂ ਰੂਪੀ ਧਨੁਸ਼ ਨਾਲ ਖਿਚ ਕੇ ਕਾਮ ਦੇ ਬਾਣ ਕਿਉਂ ਚਲਾਉਂਦਾ 
ਹੈਂ। _ਨੇਹੁੰ _ਕਿਉਂ' ਲਗਾਉਂਦਾ ਹੈ, _ਹਸਦਾ ਹੋਇਆ ਸਾਹਮਣੇ ਚਲਿਆ ਆਉਂਦਾ ਹੈ। (ਸਿਰ 
ਉਤੇ) _ਤਿਰਛੀ _ਪਗੜੀ _ ਕਿਉ ਧਰਦਾ _ਹੈੱ__ਅਤੇ _ (ਅੱਖਾਂ _ਨਾਲ) _ਤਿਰਛੀ _ਕਟਾਖ _ ਕਿਉਂ 
ਕਰਦਾ ਹੈਂ। ਹੇ ਮਨ ਨੂੰ ਭਾਉਣ ਵਾਲੇ! ਸਾਨੂੰ ਕਿਸ ਲਈ ਰਿਝਾਉਂਦਾ ਹੈੱ_ ਅਤੇ ਸੌਹਾਂ ਕਿਉਂ 


ਚੁਕਵਾਉ'ਦਾ _ਹੈ!।੨੭੧। 

(ਜਦੋਂ) _ਕੰਨ _ਨਾਲ ਸ੍ਰੀ ਕ੍ਰਿਸ਼ਨ _ਦੀ ਗੱਲ ਸੁਣੀ ਤਾਂ _ਬੂਜ-ਭੂਮੀ _ਦੀਆਂ _ਸਾਰੀਆਂ 
ਇਸਤਰੀਆਂ _ਰੀਝ _ਕੇ _ਹਸਣ ਲਗ _ਗਈਆਂ। _ (ਉਹ) _ਗਜ-ਗਾਮਨੀਆਂ _ਹੌਲੀ _ਹੌਲੀ 
ਕੇ (ਉਸ) ਬ੍ਰਿਛ ਦੇ ਨੇੜੇ ਜਾ ਕੇ ਖੜੋਂ ਗਈਆਂ। ਉਨ੍ਹਾਂ ਦੇ ਨੇਤਰ ਮਾਨੋ _ਰੌਸੇ ('ਬੇਰਿ”) 
ਹੋਏ ਹਨ ਅਤੇ ਕਾਮ ਨੇ ਉਨ੍ਹਾਂ ਦੇ ਫੈਧੇ ਬਣਾ ਦਿੱਤੇ ਹਨ। _ਕਾਮ ਰਸ ਨਾਲ ਆਤੁਰ 
ਸ੍ਰੀ ਕ੍ਰਿਸ਼ਨ (ਉਨ੍ਹਾਂ ਵਲ) ਇੰਜ ਵੇਖਦੇ ਹਨ ਜਿਵੇਂ ਭੁਖਾ _ਬਾਜ਼ ਆਪਣੀ ਖੁਰਾਕ _ਉਤੇ 
ਕੇ ਜਾ ਪੇਂਦਾ ਹੈ। ੨੭੨। 

(ਜਿਸ ਸ੍ਰੀ ਕ੍ਰਿਸ਼ਨ ਦਾ) ਕਾਮ ਵਰਗਾ ਰੂਪ, ਚੰਦ੍ਰਮਾ ਜਿਹਾ ਮੁਖੜਾ, ਤੋਤੇ ਦੇ ਸਮਾਨ 
ਨਕ _ਅਤੇ ਹਿਰਨ ਜਿਹੀਆਂ ਅੱਖਾਂ ਹਨ। (ਜਿਸ ਦੇ) ਤਨ ਦੀ ਚਮਕ ਸੋਨੇ ਵਰਗੀ, ਅਨਾਰ 
ਜਿਹੇ ਦੰਦ, ਕਬੂਤਰ ਦੇ ਸਮਾਨ ਗਰਦਨ _ਅਤੇ _ਕੋਇਲ ਵਰਗੇ _ਬੋਲ _ਹਨ। _ਕਵੀ ਸ਼ਿਆਮ 
ਕਹਿੰਦੇ ਹਨ, ਗਊਆਂ ਦੇ ਸਹਾਇਕ ਕਾਨ੍ਹ ਉਨ੍ਹਾਂ ਨੂੰ ਹਸ ਕੇ ਕਹਿਣ ਲਗੇ _-- (ਹੇ ਗੋਪੀਓ!) 
ਤੁਸਾਂ ਸਾਰੀਆਂ ਨੇ ਅੱਖਾਂ ਮਟਕਾ ਕੇ ਅਤੇ ਸੈਨਤਾਂ ਕਰ ਕੇ ਮੇਰਾ ਮਨ ਮੋਹ ਲਿਆ ਹੈ। ੨੭੩। 

ਕਾਨ੍ਹ ਰਸ _ਦਾ ਬਹੁਤ _ਵੱਡਾ ਲੁਟੇਰਾ _ਹੈ। _(ਜਦੋਂ) _ਉਸ _ਨੇ _ ਅਚਾਨਕ _ਸਾਰੀਆਂ 
(ਗੋਪੀਆਂ) ਜਲ _ ਵਿਚ _ (ਨੰਗੀਆਂ _ਨਹਾਉੱਦੀਆਂ) _ਵੇਖੀਆਂ (ਤਾਂ ਉਨ੍ਹਾਂ ਦੇ ਸਿਰ ਜਾ 
ਚੜ੍ਹਿਆ)। _(ਗੋਪੀਆਂ ਕਹਿਣ ਲਗੀਆਂ _--) ਤੈਨੂੰ _ਜਸੋਧਾ _ਦੀ ਸੌਂਹ, (ਸੱਚੀ) _ਗੌਲ _ਦਸ, 


ਚਲ 
ਬਣੇ 
ਹੋਏ 
ਟੁਟ 


੯੬ 


ਸੀ _ਦਸਮ-ਗ੍ਰੰਥ _ਸਾਹਿਬ 


ਦੇਹੁ ਕਹਿਯੋ ਸਭ ਹੀ ਹਮਰੇ ਪਟ ਹੋਹਿੰ ਸਭੈ ਤੁਮਰੀ ਹਮ ਚੇਰੀ। 
ਕੈਸੇ ਪੁਨਾਮ ਕਰੈ ਤੁਮ ਕੋ ਅਤਿ ਲਾਜ ਕਰੈ ਹਰਿ ਜੀ ਹਮ ਤੇਰੀ। ੨੭੪। 


ਪਾਪ ਕਰਿਯੋ ਹਰਿ ਕੈ ਤੁਮਰੇ ਪਟ ਅਉ ਤਰੁ ਪੈ ਚੜਿ ਸੀਤ ਸਹਾ ਹੈ। 
ਜੋ ਹਮ ਪ੍ਰੇਮ ਛਕੇ ਅਤਿ ਹੀ ਤੁਮ ਕੋ ਹਮ ਢੂਢਤ ਢੂਢ ਲਹਾ_ ਹੈ। 

ਜੋਰ ਪੁਨਾਮ ਕਰੋ ਹਮ ਕੋ ਕਰ ਸਉਹ ਲਗੈ ਤੁਮ ਮੇਰੀ ਹਹਾ ਹੈ। 

ਕਾਨ੍ਹ ਕਹੀ ਹਸਿ ਬਾਤ ਸੁਨੋ ਸੁਭ ਚਾਰ ਭਈ ਤੁ ਬਿਚਾਰ ਕਹਾ_ਹੈ। ੨੭੫। 


ਸੰਕ ਕਰੋ ਹਮ ਤੇ ਨ ਕਛੂ ਅਰੁ ਲਾਜ ਕਛੂ ਜੀਅ ਮੈ ਨਹੀ ਕੀਜੈ। 
ਜੋਰਿ ਪੁਨਾਮ ਕਰੋਂ ਹਮ ਕੋ ਕਰ ਦਾਸਨ ਕੀ ਬਿਨਤੀ ਸੁਨਿ ਲੀਜੈ। 
ਕਾਨ੍ਹ ਕਹੀ ਹਸਿ ਕੈ ਤਿਨ ਸੋ ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ। 
ਡੇਰਨ ਨਾਹਿ ਕਹੈ ਤੁਮਰੇ ਇਹ ਤੇ ਤੁਮਰੋ ਕਛੂ _ਨਾਹਿਨ ਛੀਜੈ। ੨੭੬। 


ਦਹਾਰਾ” 
ਕਾਨ੍ਹ ਜਬੈ ਪਟ ਨ ਦਏ ਤਬ ਗੋਪੀ ਸਭ ਹਾਰਿ। 
ਕਾਨ੍ਹਿ ਕਹੈ ਸੋ ਕੀਜੀਐ ਕੀਨੋ ਇਹੈ ਬਿਚਾਰ। ੨੭੭। 
੭ਵੀਯ” 
ਜੋਰਿ ਪ੍ਰਨਾਮ ਕਰੋਂ ਹਰਿ ਕੋ ਕਰ ਆਪਸ ਮੈ ਕਹਿ ਕੈ ਮੁਸਕਾਨੀ। 
ਸ੍ਯਾਮ ਲਗੀ ਕਹਨੇ ਮੁਖ ਤੇ ਸਭ ਹੀ ਗੁਪੀਆ ਮਿਲਿ ਅੰਮ੍ਰਿਤ ਬਾਨੀ। 


੨ 


ਹੋਹੁ ਪ੍ਰਸੰਨ੍ਯ ਕਹਿਯੋ ਹਮ ਪੈ ਕਰੁ ਬਾਤ ਕਹੀ ਤੁਮ ਸੋ ਹਮ ਮਾਨੀ। 


ਅੰਤਰ ਨਾਹਿ ਰਹਿਯੋ ਇਹ ਜਾ ਅਬ ਸੋਊ ਭਲੀ ਤੁਮ ਜੋ ਮਨਿ ਭਾਨੀ। ੨੭੮। 


ਕਾਮ ਕੇ ਬਾਨ ਬਨੀ ਬਰਛੀ ਭਰੁਟੇ ਧਨੁ ਸੇ ਦ੍ਰਿਗ ਸੁੰਦਰ ਤੇਰੇ। 

ਆਨਨ ਹੈ ਸਸਿ ਸੋ ਅਲਕੈ ਹਰਿ ਮੋਹਿ ਰਹੈ ਮਨ ਰੰਚਕ ਹੇਰੇ। 

ਤਉ ਤੁਮ ਸਾਥ ਕਰੀ ਬਿਨਤੀ ਜਬ ਕਾਮ ਕਰਾ ਉਪਜੀ ਜੀਅ ਮੇਰੇ। 
ਚੁੰਬਨ ਦੇਹੁ ਕਹਿਓ ਸਭ ਹੀ ਮੁਖ ਸਉਹ ਹਸੈ ਕਹਿ ਹੈ ਨਹਿ ਡੇਰੇ। ੨੭੯। 


ਹੋਇ ਪ੍ਰਸੰਨ੍ਯ ਸਭੈ ਗੁਪੀਆ ਮਿਲਿ ਮਾਨ ਲਈ ਜੋਊ ਕਾਨ੍ਹ ਕਹੀ ਹੈ। 
ਜੋਰਿ ਹੁਲਾਸ ਬਢਿਯੋ ਜੀਅ ਮੈ ਗਿਨਤੀ ਸਰਿਤਾ ਮਗ ਨੇਹ ਬਹੀ_ਹੈ। 
ਸੰਕ ਛੁਟੀ ਦੁਹੂੰ ਕੇ ਮਨ ਤੇ ਹਸਿ ਕੈ ਹਰਿ ਤੋ ਇਹ ਬਾਤ ਕਹੀ ਹੈ। 
ਬਾਤ ਸੁਨੋ ਹਮਰੀ ਤੁਮ ਹੂੰ ਹਮ ਕੋ ਨਿਧਿ ਆਨੰਦ ਆਜ ਲਹੀ ਹੈ। ੨੮॥। 


ਕ੍ਰਿਸਨਾਵਤਾਰ ੯੨ 


ਤੂੰ ਕਿਸ ਮੰਤਵ ਨਾਲ ਸਾਨੂੰ `ਇਸ ਥਾਂ ਤੇ ਘੇਰਿਆ ਹੋਇਆ ਹੈ। _ਸਭ _ਕਹਿਣ ਲਗੀਆਂ, 
ਸਾਨੂੰ ਸਾਡੇ ਬਸਤ੍ਰ _ਦਿਓ, ਅਸੀਂ _ਸਾਰੀਆਂ _ਤੇਰੀਆਂ _ਦਾਸੀਆਂ ਹਾਂ। ਹੇ ਕਾਨ੍ਹ! (ਅਸੀਂ ਹੱਥ 
ਜੋੜ ਕੇ) ਤੈਨੂੰ ਕਿਵੇਂ ਪ੍ਰਣਾਮ ਕਰੀਏ (ਕਿਉਂਕਿ) ਤੇਰੇ ਕੋਲੋਂ ਸਾਨੂੰ ਸੰਗ ਆਉਂਦੀ _ਹੈ।੨੭੪। 

(ਕਾਨ੍ਹ ਨੇ ਕਿਹਾ -- ਹੇ ਗੋਪੀਓ!) ਤੁਹਾਡੇ ਬਸਤ੍ਰ ਚੁਰਾ ਕੇ ਮੈਂ ਪਾਪ ਕੀਤਾ _ਹੈ 
ਅਤੇ _ਬ੍ਰਿਛ _ਉਤੇ ਚੜ੍ਹ _ਕੇ ਸਰਦੀ _ਸਹਾਰੀ_ਹੈ। _ਮੈਂ ਤੁਹਾਡੇ ਪ੍ਰੇਮ ਵਿਚ _ਅਤਿ _ਮਤਵਾਲਾ 
ਹੋ ਗਿਆ ਹਾਂ, ਇਸ ਲਈ ਤੁਹਾਨੂੰ ਮੈਂ ਇਥੇ ਢੂਢ _ਢੂਢ ਕੇ ਲਭਿਆ ਹੈ। ਹੱਥ ਜੋੜ ਕੇ 
ਮੈਨੂੰ ਪ੍ਰਣਾਮ ਕਰੋ (ਅਤੇ ਬਸਤ੍ਰ ਲੈ _ਲਵੋ)। (ਜੇ ਨਹੀਂ _ਕਰੋਗੀਆਂ ਤਾਂ) ਤੁਹਾਨੂੰ ਮੇਰੀ ਸੌਂਹ 
ਲਗੇ। ਕਾਨ੍ਹ ਨੇ _(ਗੋਪੀਆਂ ਨੂੰ) ਹਸ ਕੇ ਕਿਹਾ ਕਿ ਸ਼ੁਭ ਗੱਲ ਸੁਣੋਂ, ਜੇ (ਅੱਖਾਂ) ਚਾਰ ਹੋ 
ਗਈਆਂ _ਹਨ, ਤਾਂ (ਫਿਰ _ਨਗਨਤਾ ਦਾ) ਵਿਚਾਰ _ਕਾਹਦਾ _ਹੈ। _੨੭੫। 


ਮੇਰੇ ਕੋਲੋਂ ਕੁਝ ਵੀ ਸੰਗ ਨ ਕਰੋ ਅਤੇ ਨ ਹੀ ਮਨ ਵਿਚ ਕੁਝ ਲਜਾ ਕਰੋ। ਹੱਥ 
ਜੋੜ ਕੇ ਮੈਨੂੰ ਪੁਣਾਮ ਕਰੋ ਅਤੇ (ਮੈਂ) ਦਾਸ ਦੀ ਬੇਨਤੀ ਸੁਣ ਲਵੋ। ਕਾਨ੍ਹ ਨੇ ਉਨ੍ਹਾਂ ` ਨੂੰ 
ਹਸ ਕੇ ਕਿਹਾ ਕਿ ਮੈਂ ਤੁਹਾਡੀਆਂ ਹਿਰਨ ਵਰਗੀਆਂ ਅੱਖਾਂ ਨੂੰ ਵੇਖ ਕੇ _ਜੀਉਂਦਾ ਹਾਂ। (ਮੈਂ) 
ਤੁਹਾਡੇ ਘਰਾਂ ਵਿਚ (ਜਾ ਕੇ ਕੁਝ) ਨਹੀਂ ਕਹਾਂਗਾ, ਇਸ ਲਈ ਤੁਹਾਡੀ ਕੋਈ ਹਾਨੀ ਨਹੀਂ 
ਹੋਏਗੀ। _੨੭੬। 
ਦੰਹਰਾ 

ਕਾਨ੍ਹ ਨੇ ਜਦ ਬਸਤ੍ਰ ਨ ਦਿੱਤੇ, ਤਾਂ ਸਭ _ਗੋਪੀਆਂ ਨੇ ਹਾਰ ਕੇ ਇਹ ਵਿਚਾਰ ਕੀਤਾ 
ਕਿ ਜੋ ਕਾਨ੍ਹ ਕਹਿੰਦਾ ਹੈ, _ਉਹੀ _ਕਰੀਏ। _੨੭੭। 


(ਹੱਥ) ਜੋੜ ਕੇ ਸੂਰੀ ਕ੍ਰਿਸ਼ਨ ਨੂੰ ਪੁਣਾਮ ਕਰੋ। (ਇਹ ਗੱਲ) ਆਪਸ ਵਿਚ _ਕਰਕੇ 


ਚ 


(ਗੋਪੀਆਂ) _ੱਸ _ਪਈਆਂ। _ ਸਾਰੀਆਂ _ਗੋਪੀਆਂ _ਮਿਲ ਕੇ ਨੂੰਹ ਵਿਚੋਂ ` ਸ਼ਿਆਮ ਨੂੰ ` ਅੰਮ੍ਰਿਤ 
(ਵਰਗੇ) _ਬੋਲ ਕਹਿਣ _ਲਗੀਆਂ। (ਹੁਣ) ਪ੍ਰਸੰਨ ਹੋਵੋ (ਕਿਉਂਕਿ) ਸਾਨੂੰ ਜੋ ਕੁਝ ਤੁਸੀਂ ਕਿਹਾ 
ਸੀ, ਉਹ ਗੱਲ ਅਸੀਂ ਮੌਨ ਲਈ ਹੈ। ਇਥੇ ਹੁਣ ਤੁਹਾਡੇ ਅਤੇ ਸਾਡੇ ਵਿਚ ਕੋਈ ਅੰਤਰ 


ਨਹੀਂ ਰਿਹਾ; ਸਾਡੇ ਲਈ _ਉਰੀ (ਗੱਲ) ਚੰਗੀ ਹੈ ਜੋ ਤੁਹਾਡੇ _ਮਨ_ਭਾਉਂਦੀ _ਹੈ। _੨੭੮। 


(ਹੇ ਪਿਆਰੀ _ਗੋਪੀਓ!) ਤੁਹਾਡੇ _ਭਰਵਟੇ _ਧਨੁਸ਼ _ਵਰਗੇ _ਅਤੇ _ ਸੁੰਦਰ ਨੈਣ ਕਾਮ 
ਦੇ ਤੀਰ ਦੇ ਸਮਾਨ _ਹਨ ਅਤੇ (ਤੁਹਾਡੀ _ਚਿਤਵਨ) ਬਰਛੀ (ਜਿਹੀ ਹੈ)। ਮੁਖੜਾ _ਚੰਦੂਮਾ 
ਜਾਂਦਾ ਹੈ। _ਤਦ ਹੀ ਤੁਹਾਡੇ ਅਗੇ ਬੇਨਤੀ _ਕੀਤੀ ਹੈ ਜਦ ਮੇਰੇ ਮਨ ਵਿਚ _ਕਾਮ-ਕਲਾ 
ਉਪਜੀ ਹੈ। (ਇਸੇ ਲਈ ਮੈਂ) ਕਿਹਾ ਹੈ ਕਿ (ਤੁਸੀਂ) ਸਾਰੀਆਂ ਮੈਨੂੰ _ਚੁੰਮੀਆਂ ਦੇਵੋ; ਮੈਨੂੰ 
ਸੌਂਹ _ਲਗੇ, ਤੁਹਾਡੇ _ਘਰ _ ਨਹੀਂ __ ਦਸਦਾ। _੨੭੯। 

ਸਾਰੀਆਂ _ਗੋਪੀਆਂ _ਨੇ ਮਿਲ _ਕੇ ਪ੍ਰਸੰਨਤਾ ਪੂਰਵਕ _ਉਹ _(ਗੌਲ) _ਮੰਨ _ਲਈ 
ਸ਼ਿਆਮ ਨੇ _ਕਹੀ ਹੈ। (ਉਨ੍ਹਾਂ ਦੇ) ਮਨ ਵਿਚ ਜ਼ੋਰ ਨਾਲ _ਉਲਾਸ _ਵੱਧ _ਗਿਆ 
(ਸਾਰੀਆਂ) ਗਿਣਤੀਆਂ ਪ੍ਰੇਮ ਦੇ ਵਹਿਣ ਵਿਚ ਵਹਿ ਗਈਆਂ। ਜਦੋਂ ਇਨ੍ਹਾਂ ਦੇ _ਮਨ 
ਸੰਗ ਹਟ ਗਈ ਤਦੋਂ ਹੀ (ਸ੍ਰੀ ਕ੍ਰਿਸ਼ਨ ਨੇ) ਹਸ ਕੇ ਇਹ ਗੱਲ ਕਹੀ ਕਿ ਤੁਸੀਂ 
ਗੌਲ ਸੁਣੋਂ, _ਅਜ ਮੈਨੂੰ ਆਨੰਦ _ਦਾ ਖ਼ਜ਼ਾਨਾ _ਲਭ _ਪਿਆ ਹੈ। _੨੮0। 


ਜੋ 
ਅਤੇ 
ਵਿਚੋਂ 
ਮੇਰੀ 


੮੯੮ ਸੀ _ਦਸਮ-ਗ੍ਰੰਥ _ਸਾਹਿਬ 


ਤਉ ਫਿਰਿ ਬਾਤ ਕਹੀ ਉਨ ਹੂੰ ਸੁਨਿ ਰੀ ਹਰਿ ਜੂ ਪਿਖਿ ਬਾਤ ਕਹੀ 
ਸੁਨਿ ਜੋਰ ਹੁਲਾਸ ਬਢਿਓ ਜੀਅ ਸੈ ਗਿਨਤੀ ਸਰਤਾ ਮਗ ਨੇਹ _ਬਹੀ। 
ਅਬ ਸੰਕ ਛੁਟੀ ਇਨ ਕੈ ਮਨ ਕੀ ਤਬ ਹੀ ਹਸਿ ਕੈ ਇਹ ਬਾਤ ਕਹੀ। 


ਅਬ ਸਤਿ ਭਯੋ ਹਮ ਕੌ ਦੁਰਗਾ ਬਰੁ ਮਾਤ ਸਦਾ ਇਹ ਸਤਿ ਸਹੀ। ੨੮੧॥। 


ਕਾਨ੍ਹ ਤਬੈ ਕਰ ਕੇਲ ਤਿਨੋ ਸੈਗਿ ਪੈ ਪਟ ਦੇ ਕਰਿ ਛੋਰ ਦਈ ਹੈ 
ਹੋਇ ਇਕਤ੍ਰ ਤਬੈ ਗੁਪੀਆ ਸਭ ਚੈਡਿ ਸਰਾਹਤ ਧਾਮ ਗਈ ਹੈ। 
ਆਨੰਦ ਅਤਿ ਸੁ _ਬਢਿਯੋ ਤਿਨ ਕੇ ਜੀਅ ਸੋ ਉਪਮਾ ਕਬਿ ਚੀਨ ਲਈ ਹੈ। 
ਜਿਉ ਅਤਿ ਮੇਘ ਪਰੈ ਧਰਿ ਪੈ ਧਰਿ ਜ੍ ਯੋ ਸਬਜੀ ਸੁਭ ਰੰਗ ਭਈ ਹੈ। ੨੮੨। 
ਗੱਪ ਲਾਲਾ 
%7ਤਲ 
ਧੈਨਿ ਚੋਡਿਕਾ ਮਾਤ ਹਮੈ ਬਰੁ ਇਹ ਦਯੋ। 
ਧੈਨਿ ਦਿਯੋਸ ਹੈ ਆਜ ਕਾਨ੍ਹ ਹਮ ਮਿਤ ਭਯੋ। 
ਦੁਰਗਾ ਅਬ _ਇਹ ਕਿਰਪਾ ਹਮ ਪਰ _ਕੀਜੀਐ। 
ਹੋ _ਕਾਨਰ ਕੋ ਬਹੁ ਦਿਵਸ ਸੁ ਦੇਖਨ ਦੀਜੀਐ। ੨੮੩। 
ਗਈ ਲਾਲ ਦਫਾ ਲੂ ਸੌ 
ਹਾਵੀਯਾਂ 
ਚੋਡਿ ਕ੍ਰਿਪਾ ਹਮ ਪੈ ਕਰੀਐ ਹਮਰੋ ਅਤਿ ਪ੍ਰੀਤਮ ਹੋਇ ਕਨਈਯਾ। 
ਪਾਇ ਪਰੇ ਹਮ ਹੂੰ ਤੁਮਰੇ ਹਮ ਕਾਨ੍ਹ ਮਿਲੈ ਮੁਸਲੀਧਰ ਭਈਯਾ 
ਯਾਹੀ ਤੇ ਦੈਤ ਸੰਘਾਰਨ ਨਾਮ _ਕਿਧੋ _ਤੁਮਰੋ ਸਭ ਹੀ ਜੁਗ ਗਈਜਯਾ। 
ਤਉ ਹਮ ਪਾਇ ਪਰੀ ਤੁਮਰੇ ਜਬ ਹੀ ਤੁਮ ਤੇ ਇਹ ਪੈ ਬਰ ਪਈਯਾ। ੨੮੪। 


ਕਾ/ਭਤੁ 
ਦੈਤਨ ਕੀ ਮਿਤ ਸਾਧ ਸੇਵਕ ਕੀ ਬਰਤਾ ਤੂ ਕਹੈ ਕਬਿ ਸ੍ਯਾਮ ਆਦਿ ਅੰਤ ਹੂੰ ਕੀ ਕਰਤਾ 
ਦੀਜੈ _ਬਰਦਾਨ ਮੋਹਿ ਕਰਤ _ਬਿਨੰਤੀ ਤੋਹਿ ਕਾਨ੍ਹ ਰੁ ਦੀਜੈ ਦੋਖ _ਦਾਰਦ _ਕੀ _ਹਰਤਾ। 
ਤੂ ਹੀ ਪਾਰਬਤੀ ਅਸਟ ਭੁਜੀ ਤੁਹੀ ਦੇਵੀ ਤੁਹੀ ਤੁਹੀ ਰੂਪ ਛੁਧਾ ਤੁਹੀ ਪੇਟ ਹੂੰ ਕੀ ਭਰਤਾ 
ਤੁਹੀ ਰੂਪ ਲਾਲ ਤੁਹੀ ਸੇਤ ਰੂਪ ਪੀਤ ਤੁਹੀ ਤੁਹੀ ਰੂਪ ਧਰਾ ਕੋ_ਹੈ ਤੁਹੀ ਆਪ ਕਰਤਾ। ੨੮੫। 


ਨਾਵੰਯਾ 
ਬਾਹਨਿ ਸਿੰਘ ਭੁਜਾ ਅਸਟਾ ਜਿਹ ਚਕੂ ਤ੍ਰਿਸੂਲ ਗਦਾ ਕਰ ਮੈ 
ਬਰਛੀ ਸਰ ਢਾਲ ਕਮਾਨ ਨਿਖੰਗ ਧਰੇ ਕਟਿ ਜੋ ਬਰ ਹੈ ਬਰਮੈ। 


ਕ੍ਰਿਸਨਾਵਤਾਰ ੯੯ 


ਤਦੋਂ ਫਿਰ ਉਨ੍ਹਾਂ (ਗੋਪੀਆਂ) ਨੇ ਗੱਲ ਕੀਤੀ ਕਿ ਹੇ ਸਖੀ! ਸੁਣ, ਵੇਖ ਕ੍ਰਿਸ਼ਨ ਨੇ 
ਕੀ ਗੱਲ ਕਹੀ ਹੈ। ਸੁਣ (ਇਨ੍ਹਾਂ ਦੇ) ਮਨ ਵਿਚ _ਉਲਾਸ ਵੱਧ ਗਿਆ ਹੈ ਅਤੇ ਗਿਣਤੀਆਂ 
ਪ੍ਰੇਮ ਦੀ ਨਦੀ ਵਿਚ ਰੁੜ੍ਹ _ਗਈਆਂ _ਹਨ। ਹੁਣ ਇਨ੍ਹਾਂ ਦੇ ਮਨ ਦੀ ਸੰਗ ਖ਼ਤਮ ਹੋ ਗਈ 
ਹੈ, ਤਦੇ ਹੀ ਤਾਂ ਇਨ੍ਹਾਂ ਨੇ ਹੱਸ ਕੇ ਗੱਲ ਕਹੀ ਹੈ। ਹੁਣ ਦੁਰਗਾ ਦਾ ਦਿੱਤਾ ਵਰ ਸਚਾ 
ਹੋ ਗਿਆ ਸਹੀ _ਹੈ। _੨੮੧॥। 


ਹੇ ਚੰਡਿਕਾ ਮਾਤਾ! (ਤੂੰ) ਧੰਨ ਹੈਂ ਜਿਸ ਨੇ ਸਾਨੂੰ ਇਹ ਵਰ ਦਿੱਤਾ ਹੈ। ਅਜ ਦਾ 
ਦਿਨ ਧੰਨ ਹੈ ਜਿਸ ਵਿਚ ਕਾਨ੍ਹ ਸਾਡਾ ਮਿਤਰ ਹੋਇਆ ਹੈ। ਹੇ ਦੁਰਗਾ! ਹੁਣ ਸਾਡੇ ਉਤੇ 
ਇਹ ਕ੍ਰਿਪਾ ਕਰੋ ਕਿ ਕਾਨ੍ਹ ਦਾ ਸਾਨੂੰ ਬਹੁਤ ਦਿਨਾਂ ਤਕ _ਦਰਸ਼ਨ ਹੁੰਦਾ ਰਹੇ। ੨੮੩ 
ਮਾਵੀਯ” 

ਹੇ ਚੰਡਿਕਾ! ਸਾਡੇ ਉਤੇ ਕ੍ਰਿਪਾ ਕਰੋ ਕਿ ਕਾਨ੍ਹ ਸਾਡਾ ਪ੍ਰੀਤਮ ਬਣਿਆ ਰਹੇ। ਅਸੀਂ 
ਤੇਰੇ ਚਰਨੀ ਪੈਂਦੀਆਂ ਹਾਂ (ਕਿਉਂਕਿ) (ਤੇਰੀ ਕ੍ਰਿਪਾ ਨਾਲ) ਸਾਨੂੰ ਕਾਨ੍ਹ ਮਿਲਿਆ ਹੈ ਜੋ 
ਬਲਰਾਮ _ਦਾ ਭਰਾ ਹੈ। ਇਸੇ ਕਰ ਕੇ ਤੇਰਾ ਨਾਂ ਦੈਂਤ ਨੂੰ ਸੰਘਾਰਨ ਵਾਲੀ ਹੈ ਅਤੇ (ਤੇਰਾ 
ਨਾਂ ਹੀ) ਜਗ ਵਿਚ ਗਾਇਆ ਜਾਂਦਾ ਹੈ। ਇਸ ਲਈ ਅਸੀਂ ਤੇਰੇ ਪੈਰੀਂ ਪੈਂਦੀਆਂ ਹਾਂ, ਜਦੋਂ 
ਅਸੀਂ ਤੇਰੇ ਤੋਂ ਇਹ ਵਰ ਪਾ ਲਿਆ ਹੈ। ੨੮੪। 


ਕਾ/ਛੱਤਾ 


(ਤੇਰਾ) ਵਾਹਨ ਸ਼ੇਰ ਹੈ, (ਤੇਰੀਆਂ) _ਔਠ _ਭੁਜਾਵਾਂ ਹਨ ਜਿਨ੍ਹਾਂ ਵਿਚ _ਚੌਕਰ, _ਗਦਾ, 
ਤ੍ਰਿਸ਼ੂਲ, ਬਰਛੀ, ਤੀਰ, ਢਾਲ, _ਕਮਾਨ ਆਦਿ _(ਸ਼ਸਤ੍ਰ-ਅਸਤ੍ _ਧਾਰਨ ਕੀਤੇ ਹੋਏ ਹਨ) ਅਤੇ 


੨੩੯੭੭ 


ਲਕ _ ਨਾਲ _ਭੱਥਾ _ਬੈਨ੍ਹਿਆ ਹੋਇਆ ਹੈ ਅਤੇ (ਸ਼ਰੀਰ _ਉਤੇ) ਸੁੰਦਰ _ਕਵਚ _ (ਧਾਰਿਆ 


੧00 ਸ੍ਰੀ _ਦਸਮ-ਗ੍ਰੰਥ ਸਾਹਿਬ 


ਗੁਪੀਆ ਸਭ ਸੇਵ ਕਰੈ ਤਿਹ ਕੀ ਚਿਤ ਦੈ ਤਿਹ ਮੈ ਹਿਤੁ ਕੈ ਹਰਿ ਮੈ। 
ਪੁਨਿ ਅਛਤ ਧੂਪ ਪੰਚਾਮ੍ਿਤ ਦੀਪ ਜਗਾਵਤ ਹਾਰ ਡਰੈ ਗਰ ਮੈ। ੨੮੬। 


ਕਾ/ਝਾਤੁ 
ਤੋਹੀ ਕੋ ਸੁਨੈ ਹੈ ਜਾਪ ਤੇਰੋ ਹੀ ਜਪੈ ਹੈ ਧਿਆਨ ਤੇਰੋ ਹੀ ਧਰੈ ਹੈ ਨ ਜਪੈ ਹੈ ਕਾਹੂੰ ਆਨ ਕੋ। 
ਤੇਰੋ ਗੁਨ ਗੈ ਹੈ ਹਮ ਤੇਰੇ ਹੀ ਕਹੈ ਹੈ ਫੂਲ ਤੋਹੀ ਪੈ ਡਰੈ ਹੈ ਸਭ ਰਾਖੈ ਤੇਰੇ ਮਾਨ ਕੋ। 
ਜੈਸੇ ਬਰੁ ਦੀਨੋ ਹਮੈ ਹੋਇ ਕੈ ਪ੍ਰਸੈਨਿ ਪਾਛੈ ਤੈਸੇ ਬਰ ਦੀਜੈ ਹਮੈ ਕਾਨ੍ਹ ਸੁਰ ਗ੍ਯਾਨ ਕੋ। 
ਦੀਜੀਐ ਬਿਭੂਤਿ ਕੈ _ਬਨਾਸਪਤੀ ਦੀਜੈ ਕੈਧੋ ਮਾਲਾ ਦੀਜੈ ਮੋਤਿਨ ਕੈ ਮੁੰਦ੍ਹਾ ਦੀਜੈ ਕਾਨ੍ਹ ਕੋ।੨੮੭। 


ਦਵਾ _ਭਾਝ 
ਹਾਵੀਯਾਂ 
ਤੋਂ ਹਸ ਬਾਤ ਕਹੀ ਦੁਰਗਾ ਹਮ ਤੋ ਤੁਮ ਕੋ ਹਰਿ ਕੋ ਬਰੁ ਦੈ ਹੈ। 
ਹੋਹੁ ਪ੍ਰਸੈਨਿ ਸਭੈ ਮਨ ਮੈ ਤੁਮ ਸਤ ਕਹਿਯੋ ਨਹੀ ਝੂਠ ਕਹੈ ਹੈ। 
ਕਾਨਹਿ ਕੋ ਸੁਖ ਹੋ ਤੁਮ ਕੋ ਹਮ ਸੋ ਸੁਖ ਸੋ ਅਖੀਆ ਭਰਿ ਲੈ ਹੈ। 
ਜਾਹੁ ਕਹਿਯੋ ਸਭ ਹੀ ਤੁਮ ਡੇਰਨ ਕਾਲ੍ਹ ਵਹੈ ਬਰੁ ਕੋ ਤੁਮ ਪੈ ਹੈ। ੨੮੮। 


ਕਾਲੈਯੇ ਭਾਲ 
ਦੰਹਰਾ 
ਰੈ ਪ੍ਰਸੰਨ੍ਯ ਸਭ ਬ੍ਰਿਜ ਬਧੂ ਤਿਹ ਕੋ ਸੀਸ ਨਿਵਾਇ। 


ਪਰਿ ਪਾਇਨ ਕਰਿ ਬੇਨਤੀ ਚਲੀ ਗ੍ਰਿਹਨ ਕੌ ਧਾਇ। ੨੮੯। 


ਹਾਵੀਯ” 
ਆਪਸ ਸੈ ਕਰ ਜੋਰਿ ਸਭੈ ਗੁਪੀਆ ਚਲਿ ਧਾਮ ਗਈ ਹਰਖਾਨੀ। 
ਰੀਝ ਦਯੋ ਹਮ ਕੋ ਦੁਰਗਾ ਬਰੁ ਸਯਾਮ ਚਲੀ ਕਹਤੀ ਇਹ ਬਾਨੀ। 
ਆਨੰਦ ਮਤ ਭਰੀ ਮਦ ਸੋ ਸਭ ਸੁੰਦਰ ਧਾਮਨ ਕੋ _ਨਿਜਕਾਨੀ। 
ਦਾਨ ਦਯੋ ਦਿਜਹੂੰ _ਬਹੁਤਿਯੋ ਮਨ _ਇਛਤ ਹੈ ਹਰਿ ਹੋ ਹਮ ਜਾਨੀ। ੨੯0। 


ਦੰਹਰਾ 
ਸਮੈ ਭਲੈ ਇਕ ਘਾਤ ਸਿਉ ਹੂਹੈ ਇਕਤੁ ਸਭ _ਬਾਲ। 
ਅੰਗ ਸਭੈ _ਗਿਨਨੈ ਲਗੀ ਕਰਿ ਕੈ ਬਾਤ ਰਸਾਲ। ੨੯੧। 


ਕ੍ਰਿਸਨਾਵਤਾਰ ੧0੧ 


ਲਈ) _ਦਿਓ ਅਤੇ (ਖਾਣ ਪੀਣ _ਲਈ) ਬਨਸਪਤੀ ਦਿਓ, ਮੋਤੀਆਂ ਦੀ ਮਾਲਾ ਦਿਓ ਅਤੇ 
ਕੰਨਾਂ ਵਿਚ _ਪਾਣ ਵਾਲੀਆਂ ਮੁੰਦਰਾਂ ਦਿਓ (ਭਾਵ _ਜੋਗਣਾਂ ਬਣਨ _ਦੀ _ਸਾਮਗ੍ਰੀ _ਦਿਓ)।੨੮੭। 
ਦੋਵਾਂ ਨੰ /ਨੈਹਾ # 

ਮਾਵੀਲ” 


ਤਦ ਹਸ ਕੇ ਦੇਵੀ ਨੇ (ਇਹ) ਗੱਲ ਕਹੀ ਕਿ ਮੈਂ ਤਾਂ ਤੁਹਾਨੂੰ ਕ੍ਰਿਸ਼ਨ ਦਾ ਤੁਹਾਡਾ 
ਪਤੀ ਹੋਣ ਦਾ ਵਰ ਦਿੱਤਾ ਹੈ। ਸਾਰੀਆਂ ਮਨ ਵਿਚ ਪੁਸੰਨ ਹੋਵੋ; ਮੈਂ ਸੋਚ ਕਿਹਾ ਝੂਠ 
ਨਹੀਂ _ਕਹਿੰਦੀ। (ਇਸ ਪ੍ਰਕਾਰ) ਕਾਨ੍ਹ ਨੂੰ ਸੁਖ ਹੋਵੇਗਾ, ਤੁਹਾਨੂੰ ਸੁਖ ਹੋਵੇਗਾ, ਮੈਨੂੰ ਸੁਖ 
ਹੋਵੇਗਾ ਅਤੇ _(ਅਸੀਂ _ਸਭ) ਸੁਖ _ਨਾਲ _ਔਖਾਂ _ਭਰ _ਲਵਾਂਗੀਆਂ (ਭਾਵ ਸਭ _ਆਨੰਦਿਤ ਹੋ 
ਜਾਵਾਂਗੀਆਂ)। (ਦੇਵੀ ਨੇ) _ਕਿਹਾ ਤੁਸੀਂ _ਸਾਰੀਆਂ ਹੁਣ ਘਰਾਂ ਨੂੰ ਜਾਓ, _ਕਲ ਤੁਸੀਂ ਉਸੇ 
ਵਰ ਨੂੰ ਪ੍ਰਾਪਤ _ਕਰ _ਲਵੋਗੀਆਂ। _੨੮੮। 
ਕਵਾੰ ਨੰ /ਨੈਹਾ -- 
ਦੰਹਰ” 

(ਇਹ _ਸੁਣ ਕੇ) ਬ੍ਰਜ-ਭੂਮੀ _ਦੀਆਂ ਸਾਰੀਆਂ ਇਸਤਰੀਆਂ ਨੇ ਪੂਸੰਨ ਹੋ ਕੇ (ਦੇਵੀ 
ਨੂੰ) ਮੌਥਾ _ਟੇਕਿਆ ਅਤੇ _ਚਰਨੀ ਪੈ ਕੇ ਤੇ ਬੇਨਤੀ ਕਰ ਕੇ ਘਰਾੰ ਨੂੰ ਚਲੀਆਂ 
ਗਈਆਂ।੨੮੯। 
ਮਾਵੀਯ” 

ਆਪਸ _ਵਿਚ _ਹੱਥ ਜੋੜ _ਕੇ ਸਾਰੀਆਂ _ਗੋਪੀਆਂ ਪ੍ਰਸੰਨ _ਹੋਈਆਂ ਘਰਾਂ ਨੂੰ ਚਲੀਆਂ 
ਗਈਆਂ _ਅਤੇ ਆਪਸ _ਵਿਚ _ਗੱਲਾਂ _ਕਰਦੀਆਂ ਗਈਆਂ _ਕਿ ਦੇਵੀ ਦੁਰਗਾ _ਨੇ ਪ੍ਰਸੰਨ ਹੋ 
ਕੇ ਕ੍ਰਿਸ਼ਨ ਰੂਪੀ _ਪਤੀ _ਦਾ _ ਵਰ ਦਿੱਤਾ _ਹੈ। ਆਨੰਦ _ਨਾਲ _ ਮਸਤ _ ਹੋਈਆਂ _ ਸਾਰੀਆਂ 
(ਗੋਪੀਆਂ) ਆਪਣੇ _ ਸੁੰਦਰ _ਘਰਾਂ _ਦੇ _ਨੇੜੇ _ਪਹੁੰਚ _ਗਈਆਂ _ਹਨ। _(ਉਨ੍ਹਾਂ ਨੇ) ਬਹੁਤਿਆਂ 
ਬ੍ਰਾਹਮਣਾਂ ਨੂੰ ਦਾਨ ਦਿੱਤਾ ਹੈ (ਕਿਉਂਕਿ) ਉਨ੍ਹਾਂ ਦੇ ਮਨ _ਇਛਿਤ ਮਿਤਰ _ਵਜੋਂ_ ਕ੍ਰਿਸ਼ਨ ਨੂੰ 
ਪ੍ਰਾਪਤ _ਕੀਤਾ _ਹੈ। _੨੯॥0। 


ਇਕ ਦਿਨ ਕਿਸੇ ਸ਼ੁਭ _ਘੜੀ ਮੌਕਾ ਪਾ ਕੇ ਸਾਰੀਆਂ _ਗੋਪੀਆਂ ਇਕੱਠੀਆਂ ਹੋ ਕੇ 
ਸੁੰਦਰ _ਗੱਲਾਂ _ਕਰਦੇ ਹੋਇਆਂ ਕ੍ਰਿਸ਼ਨ ਦੇ ਸਾਰੇ _ਅੰਗਾਂ ਦੀ _ਗਿਣਤੀ ਕਰਨ _ਲਗੀਆਂ।੨੯੧। 


੧0੨ 


ਸੀ _ਦਸਮ-ਗ੍ਰੰਥ _ਸਾਹਿਬ 


ਮਾਵੀੰਯ” 
ਕੋਊ ਕਹੈ ਹਰਿ ਕੋ ਮੁਖ ਸੁੰਦਰ ਕੋਊ ਕਹੈ ਸੁਭ ਨਾਕ ਬਨਿਯੋ_ਹੈ। 
ਕੋਊ ਕਹੈ ਕਟਿ ਕੇਹਰਿ ਸੀ ਤਨ ਕੰਚਨ ਸੋ ਰਿਝਿ ਕਾਹੂ ਗਨਿਯੋ_ਹੈ। 
ਨੈਨ ਕੁਰੰਗ ਸੇ ਕੋਊ ਗਨੈ ਜਸੁ ਤਾ ਛਬਿ ਕੋ ਕਬਿ ਸ੍ਯਾਮ ਭਨਿਯੋ _ਹੈ। 
ਲੋਗਨ ਮੈ ਜਿਮ ਜੀਵ ਬਨਿਯੋ ਤਿਨ ਕੇ ਤਨ ਮੈ ਤਿਮ ਕਾਨ੍ਹ ਮਨਿਯੋ ਹੈ। ੨੯੨। 


ਕਾਨ੍ਹ ਕੋ ਪੇਖਿ ਕਲਾਨਿਧਿ ਸੌ ਮੁਖ ਰੀਝ ਰਹੀ ਸਭ ਹੀ ਬ੍ਰਿਜ ਬਾਰਾ। 

ਮੋਹਿ ਰਹੇ ਭਗਵਾਨ ਉਤੇ _ਇਨਹੂੰ ਦੁਰਗਾ ਬਰੁ ਚੇਟਕ ਡਾਰਾ। 

ਟਿਕੈ ਗ੍ਰਿਹਿ ਅਉਰ ਬਿਥੈ ਤਿਹ ਕੋ ਅਤਿ ਹੀ ਜਸੁ ਸ੍ਯਾਮ ਉਚਾਰਾ। 
ਇਕਤ੍ਰ ਰਹੈ ਤਿਨ ਕੋ ਇਮ ਟੂਟ ਗਏ ਜਿਉ ਮਿਿਨਾਲ ਕੀ ਤਾਰਾ। ੨੯੩। 


ਨੇਹੁ ਲਗਿਯੋ ਇਨ ਕੋ ਹਰਿ ਸੌ ਅਰੁ ਨੇਹੁ ਲਗਿਯੋ ਹਰਿ ਕੋ ਇਨ ਨਾਰੇ। 
ਚੈਨ ਪਰੈ ਦੁਹ ਕੋ ਨਹਿ ਦੂ ਪਲ ਨ੍ਹਾਵਨ ਜਾਵਤ ਹੋਤ ਸਵਾਰੇ। 
ਸ੍ਯਾਮ ਭਏ ਭਗਵਾਨ ਇਨੈ ਬਸਿ ਦੈਤਨ ਕੇ ਜਿਹ ਤੇ ਦਲ ਹਾਰੇ। 
ਖੇਲ ਦਿਖਾਵਤ ਹੈ ਜਗ ਕੌ ਦਿਨ ਥੋਰਨ ਮੈ ਅਬ ਕੰਸ ਪਛਾਰੇ। ੨੯੪। 


ਉਤ ਜਾਗਤ _ਸ੍ਯਾਮ ਇਤੈ ਗੁਪੀਆ ਕਬਿ ਸ੍ਯਾਮ ਕਹੈ ਹਿਤ ਕੈ ਸੰਗਿ ਤਾ ਕੇ। 
ਰੀਝ ਰਹੀ ਤਿਹ ਪੈ ਸਭ ਹੀ ਪਿਖਿ ਨੈਨਨ ਸੋ ਫੁਨਿ ਕਾਨ੍ਹਰ ਬਾਕੇ। 

ਪ੍ਰੇਮ ਛਕੀ ਨ ਪਰੈ ਇਨ ਕੋ ਕਲਿ ਕਾਮ ਬਢਿਯੋ ਅਤਿ ਹੀ ਤਨ ਵਾ ਕੇ। 
ਖੇਲਹਿ ਪ੍ਰਾਤਹਿ ਕਾਲ ਭਏ ਹਮ ਨਾਹਿ ਲਥੈ ਹਮ ਕੈ ਜਨ ਗਾ ਕੇ। ੨੯੫। 


ਪ੍ਰਾਤ ਭਯੋ _ਚੁਹਲਾਤ _ਚਿਰੀ ਜਲਜਾਤ _ਖਿਰੇ ਬਨ _ਗਾਇ ਛਿਰਾਨੀ। 
ਗੋਪ ਜਗੇ ਪਤਿ ਗੋਪ ਜਗਿਯੋ ਕਬਿ ਸਯਾਮ ਜਗੀ ਅਰੁ _ਗੋਪਨਿ _ਰਾਨੀ। 
ਜਾਗ _ਉਠੇ _ਤਬ ਹੀ _ਕਰੁਨਾਨਿਧਿ _ਜਾਗਿ _ਉਠਿਯੋ _ਮੁਸਲੀਧਰ _ਮਾਨੀ। 
ਗੋਪ ਗਏ ਉਤ ਨ੍ਹਾਨ ਕਰੈ ਇਤ ਕਾਨ੍ਹ ਚਲੇ _ਗੁਪੀਆ ਨਿਜਕਾਨੀ। ੨੯੬। 


ਬਾਤ ਕਹੈ ਰਸ ਕੀ ਹਸ ਕੈ ਨਹਿ ਅਉਰ ਕਥਾ ਰਸ ਕੀ ਕੋਊ ਭਾਖੈ। 
ਚੰਚਲ ਸ੍ਰੀ ਪਤਿ ਕੇ ਅਪੁਨੇ ਦ੍ਰਿਗ ਮੋਹਿ ਤਿਨੈ ਬਤੀਆ ਇਹ ਆਥੈ। 
ਬਾਤ ਨ ਜਾਨਤ ਹੋਂ ਰਸ ਕੀ ਰਸ ਜਾਨਤ ਸੋ ਨਰ ਜੋ ਰਸ ਗਾਥੈ। 
ਪ੍ਰੀਤਿ ਪੜੈ ਕਰਿ ਪ੍ਰੀਤਿ ਕੜੈ ਰਸ ਰੀਤਿਨ ਚੀਤ ਸੁਨੋ ਸੋਈ ਚਾਥੈ। ੨੯੭। 


ਕ੍ਰਿਸਨਾਵਤਾਰ ੧0੩ 


ਮਾਵੀੰਲ” 

ਕੋਈ ਕਹਿੰਦੀ ਕ੍ਰਿਸ਼ਨ ਦਾ ਮੁਖ ਸੁੰਦਰ ਹੈ; _ਕੋਈ ਕਹਿੰਦੀ ਨਕ _ ਬਹੁਤ _ਸੋਹਣਾ 
ਬਣਿਆ ਹੋਇਆ ਹੈ; ਕੋਈ ਕਹਿੰਦੀ (ਕ੍ਰਿਸ਼ਨ ਦਾ) ਲਕ ਸ਼ੇਰ ਵਰਗਾ (ਪਤਲਾ) ਹੈ; ਕੋਈ 
ਰੀਝ ਕੇ (ਕ੍ਰਿਸ਼ਨ ਦੇ) ਸ਼ਰੀਰ ਨੂੰ ਸੋਨੇ ਦਾ ਮੰਨਦੀ ਹੈ; ਕੋਈ (ਕ੍ਰਿਸ਼ਨ ਦੇ) ਨੈਨ ਹਿਰਨ 
ਵਰਗੇ _ਗਿਣਦੀ _ਹੈ। ਸ਼ਿਆਮ _ਕਵੀ _ਉਸ ਸ਼ੋਭਾ ਨੂੰ ਵਰਣਨ ਕਰਦਿਆਂ _ਕਹਿੰਦੇ ਹਨ ਕਿ 
ਜਿਵੇਂ ਲੋਕਾਂ ਵਿਚ ਆਪਣੇ _'ਜੀਵ” ਦਾ (ਪਿਆਰ) ਬਣਿਆ ਹੋਇਆ ਹੈ, ਉਸੇ ਤਰ੍ਹਾਂ _ਗੋਪੀਆਂ 
ਨੇ ਤਨ ਵਿਚ ਕਾਨ੍ਹ ਦਾ (ਪ੍ਰੇਮ) ਮੰਨਿਆ ਹੋਇਆ ਹੈ। _੨੯੨। 

ਕਾਨ੍ਹ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਬ੍ਰਜ _ਦੀਆਂ ਸਾਰੀਆਂ ਇਸਤਰੀਆਂ ਰੀਝ 


ਰਹੀਆਂ _ਹਨ। _ਉਧਰ ਭਗਵਾਨ (ਕ੍ਰਿਸ਼ਨ) ਵੀ ਮੋਹਿਤ ਹੋਏ ਪਏ ਹਨ ਅਤੇ ਦੇਵੀ ਦੇ ਵਰ 
ਕਾਰਨ ਇਨ੍ਹਾਂ ` ਨੂੰ ਵੀ ਚੇਟਕ _ਲਗ _ਗਈ ਹੈ, (ਭਾਵੇਂ) ਕਾਨ੍ਹ _ਹੋਰ ਘਰ _ਵਿਚ ਟਿਕਿਆ 
ਹੋਇਆ ਹੈ। ਉਸ ਸ੍ਰੇਸ਼ਠ ਯਸ਼ ਨੂੰ ਕਵੀ ਸ਼ਿਆਮ ਨੇ ਇੰਜ ਸਮਝਿਆ ਹੈ ਕਿ ਉਨ੍ਹਾਂ ਦੀਆਂ 
ਆਤਮਾਵਾਂ _ਇਕ-ਮਿਕ _ਰਹਿੰਦੀਆਂ _ਹਨ। _(ਲੋਕ-ਲਾਜ _ਦੇ ਬੰਧਨ) _ਇਸ ਤਰ੍ਹਾਂ _ਟੁਟ ਗਏ 
ਹਨ ਜਿਵੇਂ ਭੇਂਹ _ਦੀਆਂ ਤਾਰਾਂ ਟੁਟ ਜਾਂਦੀਆਂ _ਹਨ। _੨੯੩। 

ਇਨ੍ਹਾਂ ਦਾ ਪ੍ਰੇਮ ਕ੍ਰਿਸ਼ਨ ਨਾਲ ਹੋ__ਗਿਆ ਹੈ ਅਤੇ ਕ੍ਰਿਸ਼ਨ ਦਾ ਨੇਹ ਇਨ੍ਹਾਂ 
ਇਸਤਰੀਆਂ ਨਾਲ ਪੈ ਗਿਆ ਹੈ। ਦੋਹਾਂ ਨੂੰ (ਬਿਨਾ ਦੇਖੇ) ਦੋ ਪਲ ਲਈ ਵੀ ਚੈਨ ਨਹੀਂ 
ਪੈਂਦਾ, (ਇਸ ਲਈ) ਸਵੇਰ ਹੀ ਨਹਾਉਣ ਲਈ ਚਲੇ ਜਾਂਦੇ ਹਨ। ਸ਼ਿਆਮ (ਕਵੀ _ਕਹਿੰਦੇ 
ਹਨ) ਉਹ ਭਗਵਾਨ ਇਨ੍ਹਾਂ ਦੇ ਵਸ ਵਿਚ ਹੋ ਗਿਆ ਹੈ ਜਿਸ ਤੋਂ ਦੈਂਤਾਂ ਦੇ ਦਲ ਹਾਰੇ 
ਹੋਏ ਹਨ। (ਸ੍ਰੀ ਕ੍ਰਿਸ਼ਨ) ਜਗਤ ਨੂੰ ਲੀਲਾ ਵਿਖਾ ਰਹੇ ਹਨ, ਹੁਣ ਥੋੜੇ ਦਿਨਾਂ ਵਿਚ ਹੀ 
ਕੰਸ ਨੂੰ _ਪਛਾੜਨਗੇ। _੨੯੪। 

ਸ਼ਿਆਮ _ਕਵੀ ਕਹਿੰਦੇ _ਹਨ, _ਉਧਰ _ ਕ੍ਰਿਸ਼ਨ _ਜਾਗਦੇ _ਹਨ ਅਤੇ ਇਧਰ _ਗੋਪੀਆਂ 
(ਜਾਗਦੀਆਂ _ਹਨ) ਜਿਨ੍ਹਾਂ ਦਾ _ਉਸ _ਨਾਲ ਹਿਤ _ਹੈ। _ਉਸ ਸੁੰਦਰ ਕਾਨ੍ਹ ਨੂੰ ਅੱਖਾਂ _ਨਾਲ 


ਨਹੀਂ ਹੈ 
ਮਾਣਿਆ ਹੁੰਦਾ ਹੈ। (ਹੇ ਗੋਪੀਓ!) ਸੁਣੋ, ਜੋ ਪ੍ਰੀਤ ਦਾ ਸਬਕ ਪੜ੍ਹ ਕੇ 
ਅਭਿਆਸ ਕਰਦਾ ਹੈ ਅਤੇ (ਫਿਰ ਸਭ ਵਲੋਂ) _ਨਿਸਚਿੰਤ ਹੋ. ਜਾਂਦਾ 
ਰੀਤ ਦਾ ਸੁਆਦ ਮਾਣ _ਸਕਦਾ _ਹੈ। _੨੯੭। 


੧0੪ 


ਸੀ _ਦਸਮ-ਗ੍ਰੰਥ _ਸਾਹਿਬ 


ਗੰ ਲਾਲ ਕਾਲੂ ਸੋਂ 
ਨਵੀਸਾ 
ਮੀਤ ਕਹੋ _ਰਸ ਰੀਤਿ ਸਬੈ ਹਮ ਪ੍ਰੀਤਿ ਭਈ ਸੁਨਬੇ ਬਤੀਆ ਕੀ। 
ਅਉਰ ਭਈ ਤੁਹਿ ਦੇਖਨਿ ਕੀ ਤੁਮ ਪ੍ਰੀਤਿ ਭਈ ਹਮਰੀ ਛਤੀਆ ਕੀ। 
ਰੀਝਿ ਲਗੀ ਕਹਨੇ ਮੁਖ ਤੇ ਹਸਿ ਸੁੰਦਰ ਬਾਤ ਇਸੀ ਗਤੀਆ ਕੀ। 
ਨੇਹ ਲਗਿਯੋ ਹਰਿ ਸੋ ਭਈ ਮੋਛਨ ਹੋਤਿ ਇਤੀ ਗਤਿ ਹੈ ਸੁ ਤੁੂੀਆ ਕੀ। ੨੯੮। 


/ਇਤ ਨੀ ਟਲ ਅਕੰਹ _ਲਾੰਝਤੂ ਨਾਟਕ ਯੁੱਲੇ_ਨ੍ਰੋਸਨਾਫਤਾਨੇ ਲੀਰ ਹਰਨ 
/ਓਆ#ਣ _ਗਆਘਤੰ/ 
ਅਥ _ਬਿਪਨ ਗ੍ਰਿਹ ਗੋਪ ਪਠੈਬੋ 
ਦੰਹਰਾ 

ਕੈ ਕੀੜਾ ਇਨ ਸੋ ਕ੍ਰਿਸਨ ਕੈ ਜਮੁਨਾ ਇਸਨਾਨੁ। 
ਬਹੁਰ ਸ੍ਯਾਮ ਬਨ ਕੋ ਗਏ ਗਊ ਸੁ ਤ੍ਰਿਨਨ ਚਰਾਨ। ੨੯੯। 
ਕ੍ਰਿਸਨ ਸਰਾਹਤ ਤਰਨ ਕੋ ਬਨ ਮੈ ਆਗੇ ਗਏ। 
ਸੰਗ ਗ੍ਰਾਰ ਜੇਤੇ ਹੁਤੇ ਤੇ ਸਭ ਭੂਖਿ ਭਏ। ੩00। 


ਯਾਵੀਯ” 
ਪਤ੍ਹ ਭਲੇ ਤਿਨ ਕੇ ਸੁਭ ਫੂਲ ਭਲੇ ਫਲ ਹੈ ਸੁਭ ਸੋਭ ਸੁਹਾਈ। 
ਭੂਖ ਲਗੇ ਘਰ ਕੋ _ਉਮਗੇ ਪੈ _ਬਿਰਾਜਨ ਕੋ ਸੁਖਦਾ ਪਰਛਾਈ। 
ਕਾਨ੍ਹ ਤਰੈ ਤਿਹ ਕੇ ਮੁਰਲੀ ਗਹਿ ਕੈ ਕਰ ਮੋ ਮੁਖ ਸਾਥ ਬਜਾਈ। 
ਠਾਢਿ _ਰਹਿਯੋ ਸੁਨਿ ਪਉਨ ਘਰੀ ਇਕ _ਥਕਤ _ਰਹੀ ਜਮੁਨਾ ਉਰਝਾਈ। ੩0੧। 


ਮਾਲਸਿਰੀ ਅਰੁ _ਜੈਤਸਿਰੀ ਸੁਭ ਸਾਰੰਗ _ਬਾਜਤ ਹੈ ਅਰੁ ਗਉਰੀ। 
ਸੋਰਠਿ ਸੁਧ ਮਲਾਰ ਬਿਲਾਵਲ ਮੀਠੀ ਹੈ ਅੰਮਿ੍‌ਤ ਤੇ ਨਹ _ਕਉਰੀ। 
ਕਾਨ੍ਹ ਬਜਾਵਤ ਹੈ ਮੁਰਲੀ ਸੁਨਿ ਹੋਤ ਸੁਰੀ ਅਸੁਰੀ ਸਭ _ਬਉਰੀ। 
ਆਇ ਗਈ _ਬ੍ਰਿਖਭਾਨ ਸੁਤਾ ਸੁਨਿ ਪੈ _ਤਰੂਨੀ ਹਰਨੀ ਜਿਮੁ ਦਉਰੀ। ੩0੨। 


ਜੋਰਿ ਪ੍ਰਨਾਮ ਕਰਿਯੋ ਹਰਿ ਕੋ ਕਰ ਨਾਥ ਸੁਨੋ ਹਮ ਭੂਖ ਲਗੀ ਹੈ। 
ਦੂਰ ਹੈ ਸਭ ਗੋਪਿਨ ਕੇ ਘਰ ਖੇਲਨ ਕੀ ਸਭ ਸੁਧ ਭਗੀ ਹੈ। 
ਡੋਲਤ ਸੰਗ ਲਗੇ ਤੁਮਰੇ ਹਮ ਕਾਨ੍ਹ ਤਬੈ ਸੁਨਿ ਬਾਤ ਪਗੀ _ਹੈ। 


ਜਾਹੁ _ਕਹਿਯੋ ਮਥਰਾ ਗ੍ਰਿਹ ਬਿਪਨ ਸਤਿ ਕਹਿਯੋ ਨਹਿ ਬਾਤ ਠਗੀ_ਹੈ। ੩0੩। 


ਕ੍ਰਿਸਨਾਵਤਾਰ ੧0੫ 


ਹੇ ਮਿਤਰ! ਸਾਨੂੰ ਰਸ _ਦੀ ਰੀਤ ਸਾਰੀ ਹੀ ਦਸ ਦਿਓ, ਸਾਨੂੰ (ਉਹ) ਗੱਲਾਂ ਸੁਣਨ 
ਦੀ ਪ੍ਰੇਮ-ਖਿਚ ਪੈ ਰਹੀ ਹੈ। _ਸਾਨੂੰ ਹੋਰ ਤੇਰੇ ਦਰਸ਼ਨ ਕਰਨ (ਦੀ ਪ੍ਰੀਤ ਪੈਦਾ) ਹੋਈ ਹੈ 
ਅਤੇ _ ਤੈਨੂੰ ਸਾਡੀਆਂ ਛਾਤੀਆਂ _(ਟਟੋਲਣ ਦੀ) ਪ੍ਰੀਤ ਉਪਜੀ ਹੈ। ਮੁਖ ਤੋਂ ਹਸ ਹਸ ਕੇ 
ਇਸ ਤਰ੍ਹਾਂ ਦੀਆਂ ਗੱਲਾਂ ਪ੍ਰਸੰਨਤਾ ਪੂਰਵਕ _ਕਰਨ ਲਗੀਆਂ _ਹਨ। (ਜਿਨ੍ਹਾਂ ਦਾ) ਪ੍ਰੋਮ ਹਰਿ 
ਨਾਲ _ਲਗ ਗਿਆ, _(ਉਹ) ਮੁਕਤ ਹੋ ਗਈਆਂ; _ਇਹ _ਹਾਲਤ ਉਨ੍ਹਾਂ ਇਸਤਰੀਆਂ _ਦੀ ਹੋ 
ਗਈ _ਹੈ।੨੯੮। 

/ਟੈਲੇਂ ਡੀ ਦਸ ਅਕੰੱਹ ਲਓ ਨਾਟਕ ਦੇ ਮ੍ਰੀਸਨਾਵਤਾਰ ਦੋਂ 
ਲੀਰ _ਹਰਨ ਅ5%ਆ/ਏ ਦਾ ਸਪਤਾੀ/ 
ਹੁਣ ਬ੍ਰਾਹਮਣਾਂ ਦੇ ਘਰ _ਗਵਾਲਿਆਂ ਨੂੰ ਭੇਜਣ ਦਾ ਪ੍ਰਸੰਗ 
ਦੰਹਰ” 

ਇਨ੍ਹਾਂ _(ਗੋਪੀਆਂ) ਨਾਲ ਕ੍ਰੀੜਾ ਕਰ ਕੇ ਅਤੇ ਜਮਨਾ ਵਿਚ ਇਸ਼ਨਾਨ ਕਰ ਕੇ ਫਿਰ 
ਕ੍ਰਿਸ਼ਨ ਗਊਆਂ ਨੂੰ ਘਾਹ _ਚਰਾਉਣ ਲਈ _ਬਨ _ਵਲ ਚਲੇ _ਗਏ। _੨੯੯। 

ਕ੍ਰਿਸ਼ਨ (ਮਾਰਗ _ਵਿਚ ਪੈਂਦੇ) ਬ੍ਰਿਛਾਂ ਨੂੰ _ਸਲਾਹੁੰਦੇ ਹੋਏ ਅਗੇ ਤੁਰੀ ਜਾ ਰਹੇ ਹਨ, 
ਪਰ _ ਉਨ੍ਹਾਂ ਦੇ _ਨਾਲ ਜਿਤਨੇ _ਗਵਾਲ _ਬਾਲਕ _ਹਨ, _ਉਹ _ਸਾਰੇ _ਭੁਖ 
ਗਏ _ਹਨ। _੩00। 
ਮਾਵੀਯ” 

(ਕ੍ਰਿਸ਼ਨ ਕਹਿ ਰਹੇ ਹਨ --) ਇਨ੍ਹਾਂ _(ਝ੍ਰਿਛਾਂ) ਦੇ ਪੌਤਰ ਬੜੇ ਚੰਗੇ ਹਨ, ਤੇ ਫੁਲ 
ਵੀ ਸੁਹਾਵਣੇ ਹਨ ਅਤੇ ਫਲ ਵੀ ਸੁੰਦਰ ਸ਼ੋਭਾ _ਪਾ ਰਹੇ _ਹਨ। ਭੁਖ ਲਗਣ ਕਾਰਨ _ਘਰ 
ਜਾਣ ਦੀ ਉਮੰਗ (ਭਾਵੇਂ) ਹੋਵੇ, _ਪਰ _ਬੈਠਣ ਲਈ (ਇਨ੍ਹਾਂ ਦੀ) ਛਾਂ ਬਹੁਤ _ਸੁਖਦਾਇਕ 
ਹੈ। ਕਾਨ੍ਹ ਨੇ ਉਨ੍ਹਾਂ _(ਬ੍ਰਿਛਾਂ) ਹੇਠਾਂ ਖੜੋ ਕੇ ਅਤੇ ਬੰਸਰੀ ਹੱਥ ਵਿਚ ਫੜ ਕੇ ਮੂੰਹ ਨਾਲ 
ਵਜਾਉਣੀ ਸ਼ੁਰੂ _ਕੀਤੀ। _(ਮੁਰਲੀ _ਦੀ ਮਧੁਰ _ਸੁਰ) ਸੁਣ ਕੇ ਪੌਣ ਇਕ ਘੜੀ ਲਈ ਰੁਕ 
ਗਈ _ ਅਤੇ ਜਮਨਾ _ਵੀ _(ਉਸ ਵਿਚ) ਰੁਚਿਤ ਹੋ ਕੇ ਵਹਿਣੋ ਖੜੋਂ __ਗਈ। _੩0੧। 

(ਬੰਸਰੀ ਤੋਂ) ਮਾਲਸਿਰੀ, ਜੈਤਸਿਰੀ, ਸਾਰੰਗ ਅਤੇ ਗਉੜੀ ਰਾਗ _ਵਜਦੇ _ਹਨ। 
ਸੋਰਠ, ਸ਼ੁੱਧ ਮਲਾਰ ਅਤੇ ਬਿਲਾਵਲ ਦੀ ਸੁਰ ਅੰਮ੍ਰਿਤ ਤੋਂ ਵੀ ਮਿਠੀ ਹੈ ਅਤੇ (ਕਿਸੇ ਨੂੰ ਵੀ) 
ਕੌੜੀ ਨਹੀਂ ਲਗਦੀ। ਕ੍ਰਿਸ਼ਨ (ਇਸ ਤਰ੍ਹਾਂ ਦੀ) ਮੁਰਲੀ ਵਜਾਉਂਦਾ ਹੈ, (ਜਿਸ ਨੂੰ) ਸੁਣ ਕੇ 
ਦੇਵ ਅਤੇ ਦੈਂਤ ਇਸਤਰੀਆਂ ਬੌਰੀਆਂ ਹੋ ਜਾਂਦੀਆਂ ਹਨ। (ਬੰਸਰੀ ਦੀ ਸੁਰ) ਸੁਣ ਕੇ ਬ੍ਰਿਖ- 
ਭਾਨ (ਗਵਾਲੇ) ਦੀ ਪੁੰਤਰੀ (ਰਾਧਾ) ਜਵਾਨ _ਹਿਰਨੀ ਵਾਂਗ ਦੌੜ ਕੇ (ਉਥੇ) ਆ ਗਈ।੩0੨। 

(ਗਵਾਲ _ਬਾਲਕਾਂ ਨੇ) ਹੱਥ _ਜੋੜ _ਕੇ ਕ੍ਰਿਸ਼ਨ ਨੂੰ _ਪੁਣਾਮ _ਕੀਤਾ ਅਤੇ _ਕਿਹਾ _-- 
ਹੇ ਨਾਥ! ਸੁਣੋ, ਸਾਨੂੰ _ਬਹੁਤ ਭੁਖ ਲਗੀ _ਹੈ। _ਗਵਾਲਿਆਂ ਦੇ ਘਰ ਬਹੁਤ ਦੂਰ ਰਹਿ ਗਏ 
ਹਨ। _ ਖੇਡਦਿਆਂ ਹੋਇਆਂ ਸਾਡੀ _ਸੁਧ-ਬੁਧ ਨਹੀਂ ਰਹੀ, ਅਸੀਂ ਤਾਂ ਤੇਰੇ ਨਾਲ ਹੀ ਘੁੰਮਦੇ 
ਰਹੇ। ਕਾਨ੍ਹ ਨੇ ਉਨ੍ਹਾਂ ਦੀ ਗੱਲ ਸੁਣ ਕੇ (ਪਿਆਰ ਨਾਲ) ਭਿੰਨੇ ਹੋਏ (ਬੋਲਾਂ ਵਿਚ) _ਕਿਹਾ- 
ਅਤੇ (ਖਾਣ ਦੇ ਪਦਾਰਥਾਂ ਲਈ) _ਕਹੋ। ਮੈਂ _ਸੌਚ 
ਵੀ _ਠਗੀ ਨਹੀਂ ਹੈ। _੩0੩। 


੧0 ੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਛਾਲ 
ਹਵੀਯਾਂ 

ਫੇਰਿ ਕਹੀ ਹਰਿ ਜੀ ਸਭ ਗੋਪਨ ਕੰਸ ਪੁਰੀ ਇਹ ਹੈ ਤਹ ਜਈਐ। 

ਜਗ ਕੋ ਮੰਡਲ ਬਿਪਨ ਕੋ ਗ੍ਰਹਿ ਪੂਛਤ ਪੂਛਤ ਢੂੰਢ ਸੁ ਲਈਐ। 

ਅੰਜੁਲ ਜੋਰਿ ਸਭੈ ਪਰਿ ਪਾਇਨ ਤਉ ਫਿਰ ਕੈ ਬ਼ਿਨਤੀ ਇਹ ਕਈਐ। 

ਖਾਨ ਕੇ ਕਾਰਨ ਭੋਜਨ _ਮਾਗਤ ਕਾਨ੍ਹ ਛੁਧਾਤੁਰ ਹੈ ਸੁ _ਸੁਨਈਐ। _੩0੪। 


ਮਾਨ ਲਈ ਜੋਊ ਕਾਨ੍ਹ ਕਹੀ ਪਰਿ ਪਾਇਨ ਸੀਸ ਨਿਵਾਇ ਚਲੇ 

ਚਲਿ ਕੈ ਪੁਰ ਕੰਸ ਬਿਖੈ ਜੋ ਗਏ ਗ੍ਰਿਹਿ ਬਿਪਨ ਕੇ ਸਭ ਗੋਪ ਭਲੇ 

ਕਰਿ ਕੋਟਿ ਪ੍ਰਨਾਮ ਕਰੀ ਬਿਨਤੀ ਫੁਨਿ ਭੋਜਨ ਮਾਗਤ ਕਾਨ੍ਹ _ਖਲੇ 

ਅਬ ਦੇਖਹੁ _ਚਾਤੁਰਤਾ ਇਨ ਕੀ ਧਰਿ ਬਾਲਕ ਮੂਰਤਿ ਬਿਪ ਛਲੇ। ੩0੫। 


/ਕੈਧ_ ਕਾਲਾ 
ਹਾਵੀਯਾਂ 
ਕੋਪ ਭਰੇ ਦਿਜ ਬੋਲ ਉਠੇ ਹਮ ਤੇ ਤੁਮ ਭੋਜਨ ਮਾਗਨ ਆਏ। 
ਕਾਨ੍ਹ ਬਡੋ _ਸਠ ਅਉ ਮੁਸਲੀ ਹਮਨਹੂੰ ਤੁਮਹੂੰ ਸਠ ਸੇ ਲਖ ਪਾਏ। 
ਪੇਟ ਭਰੈ ਅਪਨੋ ਤਬ ਹੀ ਜਬ ਆਨਤ ਤੰਦੁਲ ਮਾਗਿ ਪਰਾਏ 
ਏਤੇ ਪੈ ਖਾਨ ਕੋ _ਮਾਗਤ ਹੈ ਇਹ ਯੌ ਕਹਿ ਕੈ ਅਤਿ ਬਿਪ ਰਿਸਾਏ। ੩0੬। 


ਬਿਪਨ ਭੋਜਨ ਜਉ ਨ ਦਯੋ ਤਬ ਹੀ ਗ੍ਰਿਹ ਗੋਪ ਚਲੇ ਸੁ ਖਿਸਾਨੇ। 

ਕੰਸ ਪੁਰੀ ਤਜ ਕੈ ਗ੍ਰਿਹ ਬਿਪਨ ਨਾਖਿ ਚਲੇ ਜਮੁਨਾ ਨਿਜਕਾਨੇ 

ਬੋਲਿ ਉਠਿਯੋ ਮੁਸਲੀ ਕ੍ਰਿਸਨੈ ਸੈਗਿ ਅੰਨ੍ਯ _ਬਿਨਾ ਜਬ ਆਵਤ _ਜਾਨੇ। 
ਦੇਖਹੁ ਲੈਨ ਕੋ ਆਵਤ ਥੇ ਦਿਜ ਦੇਨ ਕੀ ਬੇਰ ਦੂਰ ਪਰਾਨੇ। ੩0੭ 


ਕਾ/ਭਤੁ 
ਬਡੇ ਹੈ ਕੁਮਤੀ ਅਉ ਕੁਜਤੀ ਕੂਰ ਕਾਇਰ ਹੈ 
ਬਡੇ ਹੈ ਕਮੂਤ ਅਉ ਕੁਜਾਤਿ ਬਡੇ ਜਗ _ਮੈ। 
ਬਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਨ 
ਕਰੈ ਅਤਿ ਜਾਰੀ ਬਟਪਾਰੀ ਅਉਰ ਮਗ_ ਮੈ। 
ਬੈਠੇ ਹੈ ਅਜਾਨ ਮਾਨੋ _ਕਹੀਅਤ ਹੈ ਸਯਾਨੇ ਕਛੂ 
ਜਾਨੇ ਨ ਗਿਆਨ ਸਉ ਕੁਰੰਗ ਬਾਧੇ ਪਗ _ਮੈ। 
ਬਡੈ ਹੈ ਕੁਫੈਲ ਪੈ ਕਹਾਵਤ ਹੈ ਛੈਲ ਐਸੇ 
ਫਿਰਤ ਨਗਰ ਜੈਸੇ ਫਿਰੈ ਢੋਰ ਵਗ ਮੈ। ੩0੮। 


ਕ੍ਰਿਸਨਾਵਤਾਰ ੧02 


ਕਾਨੂ ਨੇ ਨਹਾ # 
ਮਾਵੀਲ” 

ਕ੍ਰਿਸ਼ਨ ਨੇ ਫਿਰ _ਗਵਾਲ-ਬਾਲਕਾਂ ਨੂੰ _ਕਿਹਾ--ਇਹ _ਕੰਸਪੁਰੀ (ਮਥੁਰਾ) ਹੈ, ਉਥੇ 
ਜਾਓ। ਯੱਗ _ਦੇ ਮੰਡਲ _ਜਾਂ ਬ੍ਰਾਹਮਣਾਂ ਦੇ _ਘਰ _ਪੁਛਦਿਆਂ _ਪੁਛਦਿਆਂ _ਲਭ _ਲੈਣਾ। _(ਉਨ੍ਹਾਂ 
ਅਗੇ) ਹੱਥ ਜੋੜ ਕੇ ਅਤੇ ਚਰਨੀ ਧੈ ਕੇ ਫਿਰ ਇਹ ਬੇਨਤੀ ਕਰਨਾ ਅਤੇ _ਸੁਣਾਉਣਾ ਕਿ 
ਕਾਨ੍ਹ _ਭੁਖ _ਨਾਲ _ਆਤੁਰ _ਹੈ ਅਤੇ _ਖਾਣ _ਲਈ _ਭੋਜਨ ਮੰਗਦਾ _ਹੈ।੩0੪। 

ਜੋ (ਗੱਲ) ਕਾਨ੍ਹ ਕਹੀ, _(ਬਾਲਕਾਂ ਨੇ) ਮੰਨ ਲਈ ਅਤੇ (ਕ੍ਰਿਸ਼ਨ ਦੇ) ਪੈਰੀਂ ਪੈ ਕੇ 
ਅਤੇ ਸੀਸ _ਨਿਵਾ ਕੇ ਚਲ _ਪਏ। (ਉਥੋਂ) ਚਲ ਕੇ ਮਥੁਰਾ ਵਿਚ ਗਏ ਅਤੇ ਭਲੇ ਬ੍ਰਾਹਮਣਾਂ 
ਦੇ ਘਰ ਚਲੇ _ਗਏ। ਕਰੋੜਾਂ _ਵਾਰ _ਪੁਣਾਮ ਕਰ ਕੇ ਬੇਨਤੀ ਕੀਤੀ (ਕਿ ਨਗਰ ਤੋਂ ਬਾਹਰ) 
ਕਾਨ੍ਹ _ਖੜੋਤੇ ਹਨ ਅਤੇ ਭੋਜਨ ਮੰਗ ਰਹੇਂ _ਹਨ। ਹੁਣ ਇਨ੍ਹਾਂ ਦੀ _ਚਾਲਾਕੀ ਵੇਖੋ ਕਿ ਬਾਲਕ 


ਰੂਪ _ਧਾਰ ਕੇ _ ਬ੍ਰਾਹਮਣਾਂ ਨੂੰ ਛਲ _ਲਿਆ _ਹੈ।੩0੫। 
ਠਾਹਮਣਾਂ ਨੇ ਕਹਾ ੭ 
ਮਾਵੀਲ” 

ਗੁੱਸੇ ਨਾਲ ਭਰੇ ਹੋਏ ਬ੍ਰਾਹਮਣ (ਅਗੋਂ) ਬੋਲ ਪਏ ਕਿ ਤੁਸੀਂ ਸਾਡੇ ਕੋਲੋਂ ਭੋਜਨ 
ਮੰਗਣ ਆਏ ਹੋ। ਕਾਨ੍ਹ ਅਤੇ _ਬਲਰਾਮ ਦੋਵੇਂ ਵੌਡੇ ਝੂਠੇ ਹਨ ਅਤੇ ਅਸੀਂ ਤੁਹਾਨੂੰ ਵੀ (ਉਨ੍ਹਾਂ 
ਵਰਗਾ) _ਝੂਠਾ _ਜਾਣ _ਲਿਆ ਹੈ। ਅਸੀਂ ਤਦ ਹੀ ਆਪਣਾ ਪੇਟ ਭਰਦੇ ਹਾਂ ਜਦ ਅਸੀਂ 
ਦੂਜਿਆਂ ਤੋਂ ਚਾਵਲ ਮੰਗ ਕੇ ਲਿਆਉਂਦੇ ਹਾਂ। ਅਜਿਹੀ ਸਥਿਤੀ ਹੋਣ ਤੇ ਵੀ (ਤੁਸੀਂ ਸਾਡੇ 


ਕੋਲੋਂ) ਖਾਣ ਲਈ ਮੰਗਦੇ ਹੋ। _ਇਹ ਗੱਲ ਇੰਜ ਕਹਿ ਕੇ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ 
ਗਈ ।੩0੬। 

(ਜਦੋਂ) ਬ੍ਰਾਹਮਣਾਂ ਨੇ ਭੋਜਨ ਨ ਦਿੱਤਾ ਤਦੋਂ ਹੀ __ਗਵਾਲ ਬਾਲਕ _ਖਿਝੇ ਹੋਏ (ਉਨ੍ਹਾਂ 
ਦੇ) ਘਰਾਂ ਨੂੰ (ਛਡ ਕੇ) ਚਲ _ਪਏ। ਮਥੁਰਾ ਨੂੰ ਛਡ 
ਕੇ ਜਮਨਾ ਦੇ ਨੇੜੇ ਜਾ ਪਹੁੰਚੇ। _ਜਦੋਂ _ਬਲਰਾਮ ਨੇ 
ਵੇਖਿਆ ਤਾਂ ਉਹ ਕ੍ਰਿਸ਼ਨ ਨੂੰ ਕਹਿਣ ਲਗਾ ਕਿ ਵੇਖੋ, ਲੈਣ ਲਈ (ਇਹ) ਬ੍ਰਾਹਮਣ (ਨਿਤ 
ਸਾਡੇ _ਘਰ) ਆ ਜਾਂਦੇ ਹਨ, ਪਰ ਦੇਣ ਦੀ ਵਾਰੀ ਦੂਰ ਭਜ 
ਕਾ/ਡਾੱਤਾ 

(ਇਹ ਬ੍ਰਾਹਮਣ) ਜਗਤ _ਵਿਚ ਵੱਡੇ _ਕੁਮਤੀ, _ਕੁਜਤੀ, ਝੂਠੇ ਅਤੇ _ਕਾਇਰ ਹਨ ਅਤੇ 
ਬਹੁਤ _ਹੀ__ਕੁਨਸਲੇ _ (ਅਰਥਾਤ ਮਾੜੀ _ਨਸਲ _ਵਾਲੇ) ਅਤੇ _ਕੁਜਾਤ _ਹਨ। _(ਇਹ) ਵੌਡੇ 
ਚੋਰ ਅਤੇ ਚੂੜ੍ਹੇ ਹਨ ਜੋ ਰੋਟੀ ਲਈ ਪ੍ਰਾਣ ਤਿਆਗ _ਦਿੰਦੇ ਹਨ ਅਤੇ _ਬਹੁਤ _ਬਦਮਾਸ਼ੀ 
ਅਤੇ ਰਾਹ _ਵਿਚ _ਡਕੈਤੀ ਕਰਦੇ ਹਨ। (ਇਹ) ਬਹੁਤ _ਬੇਸਮਝ _ਹਨ, ਪਰ ਬੈਠੇ ਇੰਜ ਹਨ 
ਜਿਵੇਂ ਸਿਆਣੇ ਕਹੇ ਜਾਂਦੇ _ਹਨ। _ਗਿਆਨ ਤਾਂ ਕੁਝ _ਜਾਣਦੇ ਨਹੀਂ, ਪਰ _ਧੈਰ ਨਾਲ ਸੌ 
ਹਿਰਨ ਬੈਨ੍ਹੀ ਫਿਰਦੇ ਹਨ (ਅਰਥਾਤ _ਸੌ_ਹਿਰਨਾਂ ਦੀ ਗਤਿ ਨਾਲ _ਭਜੀ ਫਿਰਦੇ ਹਨ ਅਥਵਾ 
ਬਹੁਤ _ਬੇਲਿਹਾਜ _ਹਨ)। (ਇਹ) _ਹਨ ਤਾਂ ਬਹੁਤ _ਕੋਝੇ, _ਪਰ ਆਪਣੇ ਆਪ ਨੂੰ ਸੁੰਦਰ 
ਅਖਵਾਉਂਦੇ _ਹਨ _ਅਤੇ _ਨਗਰ _ਵਿਚ _ਇੰਜ ਫਿਰਦੇ ਹਨ ਜਿਵੇਂ ਪਸੂ ਵਗ _ਵਿਚ _ਫਿਰਦੇ 
ਹਨ।੩0੮। 


੧0੮ 


ਆਇਸੁ ਹੋਇ ਤਉ ਖੈਚ ਹਲਾ ਸੰਗ ਮੂਸਲ ਸੋ ਮਥੁਰਾ ਸਭ ਫਾਟੋ 

ਬਿਪਨ ਜਾਇ ਕਹੋ ਪਕਰੋ ਕਹੋ ਮਾਰਿ ਡਰੋ ਕਹੋ _ਰੰਚਕ ਡਾਟੋ। 

ਅਉਰ ਕਹੋ_ਤੋ_ਉਖਾਰਿ ਪੁਰੀ ਬਲੁ ਕੈ ਅਪੁਨੇ ਜਮੁਨਾ ਮਹਿ _ਸਾਟੋ। 
ਸੰਕਤ ਹੋ ਤੁਮ ਤੇ ਜਦੁਰਾਇ ਨ ਹਉ ਇਕਲੋ ਅਰਿ ਕੋ ਸਿਰ ਕਾਟੋ। ੩0੯। 


ਸਾਵੰਯਾ 
ਕ੍ਰੋਧ ਛਿਮਾਪਨ ਕੈ ਮੁਸਲੀ ਹਰਿ ਫੇਰਿ ਕਹੀ ਸੰਗ ਬਾਲਕ _ਬਾਨੀ। 
ਬਿਪ ਗੁਰੂ ਸਭ ਹੀ ਜਗ ਕੇ ਸਮਝਾਇ ਕਹੀ ਇਹ ਕਾਨ੍ਹ _ਕਹਾਨੀ। 
ਆਇਸੁ ਮਾਨਿ ਗਏ ਫਿਰ ਕੈ ਜੁ ਹੁਤੀ ਨ੍ਰਿਪ ਕੰਸਹਿ ਕੀ ਰਜਧਾਨੀ। 
ਖੈਬੇ ਕੋ ਭੋਜਨ ਮਾਗਤ ਕਾਨ੍ਹ _ਕਹਿਯੋ ਨਹਿ _ਬਿਪ _ਮਨੀ _ਅਭਿਮਾਨੀ। _੩੧0। 


ਕਾਭਤ 
ਕਾਨ੍ਹ ਜੂ ਕੇ ਗ੍ਰਾਰਨ ਕੋ ਬਿਪਨ ਦੁਬਾਰ ਰਿਸਿ 
ਉਤਰ ਦਯੋ ਨ ਕਛੂ ਖੈਬੇ ਕੋ ਕਛੂ ਦਯੋ 
ਤਬ ਹੀ ਰਿਸਾਏ ਗੋਪ ਆਏ ਹਰਿ ਜੂ ਕੇ ਪਾਸ 
ਕਰਿ ਕੈ ਪੁਨਾਮ ਐਸੇ ਉਤਰ ਤਿਨੈ ਦਯੋ 
ਮੋਨ ਸਾਧਿ ਬੈਠਿ ਰਹੈ ਥੈਬੇ ਕੋ ਨ ਦੇਤ ਕਛੂ 
ਤਬੈ ਫਿਰਿ ਆਇ ਜਬੈ ਕ੍ਰੋਧ ਮਨ ਮੈ ਭਯੋ 
ਅਤਿ ਹੀ ਛੁਧਾਤੁਰ ਭਏ ਹੈ ਹਮ ਦੀਨਾਨਾਥ 
ਕੀਜੀਐ ਉਪਾਵ ਨ ਤੋ ਬਲ ਤਨ ਕੋ ਗਯੋਂ। ੩੧੧ 
ਮਾਵੀਲ” 
ਗਰੜਧੂਜ ਦੇਖਿ ਤਿਨੈ ਛੁਧਵਾਨ ਕਹਿਯੋ ਮਿਲਿ ਕੈ ਇਹ ਕਾਮ ਕਰਿਉ ਰੇ 
ਜਾਹੁ ਕਹਿਯੋ ਉਨ ਕੀ ਪਤਨੀ ਪਹਿ ਬਿਪ ਬਡੇ ਮਤਿ ਕੇ ਅਤਿ ਬਉਰੇ 
ਜਗਿ ਕਰੈ ਜਿਹ ਕਾਰਨ ਕੋ ਅਰੁ ਹੋਮ ਕਰੈ ਜਪੁ ਅਉ ਸਤੁ ਸਉ ਰੇ। 
ਤਾਹੀ ਕੋ ਭੇਦੁ ਨ ਜਾਨਤ ਮੂੜ ਕਹੈ ਮਿਸਟਾਨ ਕੈ ਖਾਨ ਕੋ _ਕਉਰੇ। ੩੧੨। 
ਸਭ ਗੋਪ ਨਿਵਾਇ ਕੈ ਸੀਸ ਚਲੇ ਚਲ ਕੇ ਫਿਰਿ ਬਿਪਨ ਕੇ ਘਰਿ ਆਏ 
ਜਾਏ ਤਬੈ ਤਿਨ ਕੀ ਪਤਨੀ ਪਹਿ ਕਾਨ੍ਹ ਤਬੈ _ਛੁਧਵਾਨ ਜਤਾਏ 
ਤਉ ਸੁਨਿ ਬਾਤ ਸਭੈ ਪਤਨੀ ਦਿਜ _ਠਾਢਿ ਭਈ ਉਠਿ ਆਨੰਦ ਪਾਏ। 
ਧਾਇ ਚਲੀ ਹਰਿ ਕੇ ਮਿਲਬੇ ਕਹੁ ਆਨੰਦ ਕੈ ਦੁਖ ਦੂਰਿ ਨਸਾਏ। ੩੧੩। 


ਕ੍ਰਿਸਨਾਵਤਾਰ ੧0੯ 


(ਮੈਨੂੰ) ਜੇ ਆਗਿਆ ਹੋਵੇ ਤਾਂ ਹਲ _ਨਾਲ _ਸਾਰੀ ਮਥੁਰਾ ਨਗਰੀ ਖਿਚ _ਲਵਾਂ _ਅਤੇ 
ਮੁਸਲੀ _(ਮੋਹਲੇ) ਨਾਲ ਸਭ ਨੂੰ ਕੁਟ _ਦਿਆਂ। ਜੇ ਕਹੋ _ ਤਾਂ ਬ੍ਰਾਹਮਣਾਂ ਨੂੰ ਪਕੜ ਲਿਆਵਾਂ, 


ਜੇ ਕਹੋ ਤਾਂ ਮਾਰ ਸੁਟਾਂ ਅਤੇ ਜੇ ਕਹੋ ਤਾਂ ਥੋੜਾ ਜਿੰਨਾ ਡਾਂਟ ਦਿਆਂ। ਜੇ ਹੋਰ ਕਹੋ ਤਾਂ 
ਆਪਣੇ _ਬਲ _ਨਾਲ _ਮਥੁਰਾ _ਨਗਰੀ ਨੂੰ _ਉਖਾੜ _ਕੇ _ਜਮਨਾ ਵਿਚ ਸੁਟ ਦਿਆਂ। ਹੇ ਸ੍ਰੀ 
ਕ੍ਰਿਸ਼ਨ! ਤੇਰੇ ਤੋਂ ਝਿਝਕਦਾ ਹਾਂ, ਨਹੀਂ`_ ਤਾਂ ਮੈਂ ਇਕੱਲਾ ਹੀ ਵੈਰੀ ਦੇ ਸਿਰ ਵਢ ਕੇ ਸੁਟ 
ਦਦਿਆਂ।੩0੯। 


ਨਰਸ ਨੰ /ਕੈਹਾ # 


ਹੇ ਬਲਰਾਮ! ਕ੍ਰੋਧ ਨੂੰ ਸ਼ਾਂਤ ਕਰੋਂ। ਅਤੇ ਫਿਰ ਕ੍ਰਿਸ਼ਨ ਨੇ _ਗਵਾਲ ਬਾਲਕਾਂ ਨੂੰ ਗੱਲ 
ਕਹੀ। ਬ੍ਰਾਹਮਣ ਸਾਰੇ ਜਗਤ _ਦੇ ਗੁਰੂ ਹਨ _-- ਇਹ ਗੱਲ ਚੰਗੀ ਤੜ੍ਹਾਂ ਸਮਝਾ ਕੇ _ਗਵਾਲ 
ਬਾਲਕਾਂ ਨੂੰ ਕਾਨ੍ਹ ਨੇ _(ਦੋਬਾਰਾ ਬ੍ਰਾਹਮਣਾਂ ਪਾਸ _ਜਾਣ ਲਈ _ਕਿਹਾ)। ਬਾਲਕ (ਕ੍ਰਿਸ਼ਨ ਦੀ) 
ਆਗਿਆ ਮੰਨ _ਕੇ _ਕੰਸ ਰਾਜੇ ਦੀ ਰਾਜਧਾਨੀ (ਮਥੁਰਾ) ਵਿਚ ਫਿਰ ਗਏ ਅਤੇ (ਬ੍ਰਾਹਮਣਾਂ 
ਨੂੰ) ਕਿਹਾ ਕਿ ਕ੍ਰਿਸ਼ਨ ਖਾਣ ਲਈ ਭੋਜਨ ਮੰਗਦਾ ਹੈ, _ਪਰ _ਅਭਿਮਾਨੀ ਬ੍ਰਾਹਮਣਾਂ ਨੇ (ਉਨ੍ਹਾਂ 
ਦੀ ਗੱਲ) ਨ ਮੰਨੀ।੩੧0। 
ਕਾ/ਠਾੱਤਾ 

ਕਾਨ੍ਹ ਦੇ (ਮਿਤਰ) _ਗਵਾਲ _ਬਾਲਕਾਂ ਨੂੰ ਬ੍ਰਾਹਮਣਾਂ ਨੇ _ਦੋਬਾਰਾ ਕ੍ਰੋਧ ਕਰ ਕੇ ਨ 
ਉੱਤਰ ਦਿੱਤਾ ਅਤੇ ਨ ਹੀ ਖਾਣ ਨੂੰ ਕੁਝ ਦਿੱਤਾ। ਤਦ _ਗਵਾਲ ਬਾਲਕ _ਕ੍ਰੋਧਵਾਨ ਹੋ 


ਹੋਂ ਜਾਏਗਾ।੩੧੧। 
ਨਵੀਗਾ 


ਮਿਲ ਕੇ ਇਹ ਕੰਮ ਕਰੋ। (ਕ੍ਰਿਸ਼ਨ ਨੇ) ਕਿਹਾ _-- ਤੁਸੀਂ ਉਨ੍ਹਾਂ _ ਬ੍ਰਾਹਮਣਾਂ _ਦੀਆਂ 

ਇਸਤਰੀਆਂ ਕੋਲ ਜਾਉ (ਅਤੇ ਖਾਣ ਲਈ ਭੋਜਨ _ਮੰਗੋ।) ਇਹ ਬ੍ਰਾਹਮਣ ਤਾਂ ਬਹੁਤ 

ਪਾਗਲ _ਹਨ। _ (ਕਿਉਂਕਿ) ਇਹ _ਜਿਸ _ਲਈ ਯੱਗ _ਕਰਦੇ ਹਨ, ਹੋਮ 

“ਸਤਸਈ” (ਦੁਰਗਾ _ਸਪਤਸ਼ਤੀ) ਦਾ ਜਾਪ _ਕਰਦੇ ਹਨ, ਉਸ ਦਾ ਭੇਦ 

ਮਿਠਿਆਂ _ਖਾਣਿਆਂ ਨੂੰ ਕੌੜਾ _ਕਹਿੰਦੇ ਹਨ (ਘਰ ਮੰਗਣ ਆਇਆ ਨੂੰ 
ਸਾਰੇ ਗਵਾਲ _ਬਾਲਕ _(ਕਾਨ੍ਹ ਅਗੇ) ਸੀਸ _ਨਿਵਾ ਕੇ ਚਲ _ਪਏ 


ਖੜੋਤੀਆਂ ਅਤੇ _ਆਨੰਦਿਤ _ਹੋ__ਗਈਆਂ। _ਕ੍ਰਿਸ਼ਨ ਨੂੰ ਮਿਲਣ ਲਈ _ਭਜ _ਪਈਆਂ। ਆਨੰਦ 


ਕਾਰਨ (ਉਨ੍ਹਾਂ ਦੇ) ਦੁਖ ਦੂਰ ਹੋ _ਗਏ। _੩੧੩। 


੧੧0 


ਸੀ _ਦਸਮ-ਗ੍ਰੰਥ _ਸਾਹਿਬ 


ਬਿਪਨ ਕੀ ਬਰਜੀ ਨ ਰਹੀ ਤ੍ਰਿਯ ਕਾਨ੍ਹਰ ਕੇ ਮਿਲਬੇ ਕਹੁ ਧਾਈ। 

ਏਕ ਪਰੀ ਉਠਿ ਮਾਰਗ ਮੈ ਇਕ ਦੇਹ ਰਹੀ ਜੀਅ ਦੇਹ ਪੁਜਾਈ। 

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਮ ਭਾਖ ਸੁਨਾਈ। 
ਜੋਰ ਸਿਉ ਜ੍ ਯੋ _ਬਹਤੀ ਸਰਤਾ ਨ ਰਹੈ ਹਟਕੀ ਭੂਸ _ਭੀਤ ਬਨਾਈ। ੩੧੪। 


ਧਾਇ ਸਭੈ ਹਰਿ ਕੇ ਮਿਲਬੇ ਕਹੁ _ਬਿਪਨ ਕੀ ਪਤਨੀ _ਬਡਭਾਗਨ। 
ਚੰਦੂਮੁਖੀ ਮ੍ਰਿਗ ਸੇ _ਦ੍ਰਿਗਨੀ ਕਬਿ ਸ੍ਯਾਮ ਚਲੀ ਹਰਿ ਕੇ ਪਗ _ਲਾਗਨ। 

ਹੈ ਸੁਭ ਅੰਗ ਸਭੇ ਜਿਨ ਕੇ ਨ ਸਕੈ ਜਿਨ ਕੀ ਬੁਹਮਾ ਗਨਤਾ ਗਨ। 

ਭਉਨਨ ਤੇ ਸਭ ਇਉਂ ਨਿਕਰੀ ਜਿਮੁ ਮੌਤ ਪੜ੍ਹੇ _ਨਿਕਰੈ ਬਹੁ _ਨਾਗਨ। ੩੧੫। 


ਦੰਹਰ” 
ਹਰਿ ਕੋ ਆਨਨ ਦੇਖ ਕੈ ਭਈ ਸਭਨ ਕੋ ਚੈਨ। 
ਨਿਕਟ ਤ੍ਰਿਯਾ ਕੋ ਪਾਇ ਕੈ ਪਰਤ ਚੈਨ ਪਰ ਮੈਨ। ੩੧੬। 
ਹਾਵੀਯ” 
ਕੋਮਲ ਕੰਜ ਸੇ ਫੂਲ ਰਹੇ ਦ੍ਰਿਗ ਮੋਰ ਕੇ ਪੰਖ ਸਿਰ ਊਪਰ ਸੋਹੈ। 
ਹੈ ਬਰਨੀ ਸਰ ਸੀ ਭਰੁਟੇ ਧਨੁ ਆਨਨ ਧੈ ਸਸਿ ਕੋਟਿਕ ਕੋਹੈ। 
ਮਿਤ੍ਰ ਕੀ ਬਾਤ ਕਹਾ ਕਹੀਯੇ ਜਿਹ ਕੋ _ਪਖਿ ਕੈ ਰਿਪੁ ਕੋ ਮਨ ਮੋਹੈ। 
ਮਾਨਹੁ ਲੈ ਸਿਵ ਕੇ ਰਿਪੁ ਆਪ ਦਯੋ _ਬਿਧਨਾ ਰਸ ਯਾਹਿ_ਨਿਚੋਹੈ। ੩੧੭। 


ਗਵਾਰਿ ਕੇ ਹਾਥ ਧੈ ਹਾਥ ਧਰੇ ਹਰਿ ਸ੍ਯਾਮ ਕਹੈ ਤਰੁ ਕੇ ਤਰਿ ਠਾਢੇ। 
ਪਾਟ ਕੋ ਪਾਟ ਧਰੇ ਪੀਯਰੋ ਉਰਿ ਦੇਖਿ ਜਿਸੈ ਅਤਿ ਆਨੰਦ ਬਾਢੇ। 
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਜਿਉ ਚੁਨਿ ਲੀ ਤਿਸ ਕੋ ਚੁਨਿ ਕਾਢੈ। 
ਮਾਨਹੁ _ਪਾਵਸ ਕੀ ਰੁਤਿ ਮੈ ਚਪਲਾ ਚਮਕੀ ਘਨ ਸਾਵਨ _ਗਾਢੇ। _੩੧੮। 


ਲੋਚਨ ਕਾਨ੍ਹ ਨਿਹਾਰਿ ਤ੍ਰਿਯਾ ਦਿਜ ਰੂਪ ਕੈ ਪਾਨ ਮਹਾ ਮਤ ਹੂਈ। 
ਹੋਇ ਗਈ ਤਨ ਮੈ ਗ੍ਰਿਹਿ ਕੀ ਸੁਧਿ ਯੌ ਉਡਗੀ ਜਿਮੁ ਪਉਨ ਸੋ ਰੂਈ। 
ਸ੍ਯਾਮ ਕਹੈ ਤਿਨ ਕੋ _ਬਿਰਹਾਗਨਿ ਯੌ _ਭਰਕੀ ਜਿਮੁ ਤੇਲ ਸੋ ਧੂਈ। 
ਜਿਉ ਟੁਕਰਾ ਪਿਖਿ ਚੁੰਬਕ ਡੋਲਤ ਬੀਚ ਮਨੋ ਜਲ ਲੋਹ ਕੀ ਸੂਈ। ੩੧੯। 


ਕ੍ਰਿਸਨਾਵਤਾਰ ੧੧੧ 


ਬ੍ਰਾਹਮਣਾਂ ਦੇ _ਰੋਕਿਆਂ ਵੀ (ਉਨ੍ਹਾਂ ਦੀਆਂ) ਇਸਤਰੀਆਂ _ਨ _ਰੁਕੀਆਂ ਅਤੇ ਕਾਨ੍ਹ 
ਨੂੰ ਮਿਲਣ ਲਈ _ਭਜ _ਤੁਰੀਆਂ। ਇਕ _ਉਠ ਕੇ ਰਾਹੇ ਪੈ ਗਈਆਂ ਅਤੇ ਇਕ (ਜੋ ਰੋਕ 
ਦਿੱਤੀਆਂ ਗਈਆਂ, ਉਨ੍ਹਾਂ ਦੀਆਂ) ਦੇਹਾਂ ਉਥੇ _ਰਹਿ ਗਈਆਂ ਪਰ ਆਤਮਾਵਾਂ (ਕ੍ਰਿਸ਼ਨ ਕੋਲ) 
ਪੁਜ _ਗਈਆਂ। _ਉਸ ਸ਼ੋਭਾ _ਦੀ ਸੁੰਦਰ ਉਪਮਾ ਕਵੀ ਨੇ (ਆਪਣੇ) ਇਸ ਤਰ੍ਹਾਂ 
ਕਹਿ ਕੇ ਸੁਣਾਈ ਕਿ ਜ਼ੋਰ ਨਾਲ ਵਗਣ _ਵਾਲੀ ਨਦੀ _ਵਿਚ ਤੂੜੀ ਰੁਕੀ ਨਹੀਂ 
ਰਹ ਸਕਦੀ।੩੧੪। 

ਬ੍ਰਾਹਮਣਾਂ _ਦੀਆਂ _ ਵਡ-ਭਾਗਣ _ ਇਸਤਰੀਆਂ _ ਕ੍ਰਿਸ਼ਨ ਮਿਲਣ _ ਲਈ _ ਸਾਰੀਆਂ 
ਭਜ _ ਪਈਆਂ, _ਜੋ _ਚੰਦੂਮਾ _ਵਰਗੇ _ਮੁਖ _ਵਾਲੀਆਂ _ਅਤੇ _ਹਿਰਨ ਜਿਹੀਆਂ _ਔਖਾਂ _ਵਾਲੀਆਂ 
ਹਨ। ਕਵੀ ਸ਼ਿਆਮ (ਕਹਿੰਦੇ ਹਨ) (ਉਹ) ਕ੍ਰਿਸ਼ਨ ਦੇ ਚਰਨੀ ਲਗਣ ਲਈ ਚਲ _ਪਈਆਂ। 
ਜਿਨ੍ਹਾਂ ਦੇ ਸਾਰੇ _ਅੰਗ _ਸ਼ੁਭ _ਹਨ ਅਤੇ ਜਿਨ੍ਹਾਂ (ਦੇ ਸ਼ੁਭ ਅੰਗਾਂ ਦੀ) ਗਿਣਤੀ ਬ੍ਰਹਮਾ ਵੀ 
ਨਹੀਂ _ਕਰ _ਸਕਦਾ। _ਘਰਾਂ ਵਿਚੋਂ _(ਉਹ ਇਸਤਰੀਆਂ) ਇਉ ਨਿਕਲੀਆਂ _ਹਨ ਜਿਵੇਂ ਮੌਤ 
ਪੜ੍ਹਨ _ਨਾਲ _ ਬਹੁਤ _ ਸਾਰੀਆਂ _ਨਾਗਣਾਂ _ਨਿਕਲ _ ਆਉੱਦੀਆਂ _ ਹਨ।੩੧੫। 


ਦੰਹਰਾ 


ਮੁਖ ਤੋਂ 
ਦੀ ਕੰਧ 


0੨੧੨ 


ਸੀ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ ਸਾਰੀਆਂ ਨੂੰ ਚੈਨ ਪ੍ਰਾਪਤ ਹੋ ਗਿਆ ਜਿਵੇਂ _ਕਾਮ- 
ਨੂੰ ਹੀ ਇਸਤਰੀ ਪ੍ਰਾਪਤ _ਕਰਨ _ਤੇ ਸੁਖ _ਮਿਲਦਾ _ਹੈ।੩੧੬। 


੧੧੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਕੇ ਰੂਪ ਨਿਹਾਰਿ ਤ੍ਰਿਯਾ ਦਿਜ ਪ੍ਰੇਮ ਬਢਿਯੋ ਦੁਖ ਦੂਰ ਭਏ ਹੈ 
ਭੀਖਮ ਮਾਤ ਕੋ_ਜ੍ ਯੋ _ਪਰਸੇ ਛਿਨ ਮੈ ਸਭ ਪਾਪ ਬਿਲਾਇ ਗਏ ਹੈ। 
ਆਨਨ ਦੇਖਿ ਕੇ ਸ੍ਯਾਮ ਘਨੋ ਚਿਤ ਬੀਚ ਬਸਿਯੋ_ਦ੍ਰਿਗ ਮੂੰਦ ਲਏ ਹੈ 
ਜਿਉ ਧਨਵਾਨ ਮਨੋ ਧਨ ਕੋ ਧਰਿ ਅੰਦਰ ਧਾਮ ਕਿਵਾਰ ਦਏ ਹੈ। ੩੨0। 


ਸੁਧਿ ਭਈ ਜਬ ਹੀ ਤਨ ਮੈ ਤਬ ਕਾਨ੍ਹ ਕਹੀ ਹਸਿ ਕੈ ਗ੍ਰਿਹ ਜਾਵਹੁ 
ਬਿਪਨ ਬੀਚ ਕਹੈ ਰਹੀਯੋ ਦਿਨ ਰੈਨ ਸਭੇ _ਹਮਰੈ ਗੁਨ ਗਾਵਹੁ 

ਹੋਇ ਨ ਤ੍ਰਾਸ ਤੁਮੈ ਜਮ ਕੀ ਹਿਤ ਕੈ ਹਮ ਸੋ ਜੁ ਧਿਆਨ ਲਗਾਵਹੁ 

ਜੋ ਤੁਮ ਬਾਤ ਕਰੋ ਇਹ ਹੀ ਤਬ ਹੀ ਸਬ ਹੀ ਮੁਕਤਾ ਫਲੁ ਪਾਵਹੁ। ੩੨੧॥। 


/ਦਜਨ ਤੋਲ ਭਾਲ 
ਸਵੰਯਾ 
ਪਤਨੀ _ਦਿਜ ਕੀ ਇਹ ਬਾਤ ਕਹੀ ਹਮ ਸੰਗ ਨ ਛਾਡਤ ਕਾਨ੍ਹ _ਤੁਮਾਰੋ। 
ਸੰਗ ਫਿਰੈ ਤੁਮਰੇ ਦਿਨ ਰੈਨਿ ਚਲੈ ਬ੍ਰਿਜ ਕੌ ਬ੍ਰਿਜ ਜੋਊ ਸਿਧਾਰੋ। 
ਲਾਗ ਰਹਿਯੋ ਤੁਮ ਸੋ _ਹਮਰੋ ਮਨ ਜਾਤ ਨਹੀ ਮਨ ਧਾਮ ਹਮਾਰੋ। 
ਪੂਰਨ ਜੋਗ ਕੋ ਪਾਇ ਜੁਗੀਸੂਰ ਆਨਤ ਨ ਧਨ ਬੀਚ _ਸੰਭਾਰੋ। ੩੨੨। 


ਹਾਵੀਯਾਂ 
ਸੀ ਭਗਵਾਨ ਤਿਨੈ ਪਿਖਿ ਪ੍ਰੇਮ ਕਹਿਯੋ ਮੁਖ ਤੇ ਤੁਮ ਧਾਮਿ ਸਿਧਾਰੋ। 
ਜਾਇ ਸਭੈ ਪਤਿ ਆਪਨ ਆਪਨ ਕਾਨ੍ਹ _ਕਥਾ ਕਹਿ ਤਾਹਿ ਉਧਾਰੋ। 
ਪੁਤੂਨ ਪਉਤ੍ਨ ਪਤਿਨ ਸੋ ਇਹ ਕੈ ਚਰਚਾ ਸਭ ਹੀ ਦੁਖੁ ਟਾਰੋਂ। 


੮੨ 


ਗੰਧ _ਮਲਿਯਾਗਰ _ਸ੍ਯਾਮ ਕੋ ਨਾਮ ਲੈ ਰੂਖਨ ਕੋ ਕਰਿ ਚੰਦਨ ਡਾਰੋ। ੩੨੩ 


ਮਾਨ” ਲਈ ਪਤਨੀ ਦਿਜ ਕੀ ਸਮ ਅੰਮ੍ਰਿਤ ਕਾਨ੍ਹ ਕਹੀ _ਬਤੀਆ। 

ਜਿਤਨੋ ਹਰਿ ਯਾ ਉਪਦੇਸ _ਕਰਿਯੋ _ਤਿਤਨੋ ਨਹਿ ਹੋਤ _ਕਛੂ _ਜਤੀਆ। 

ਚਰਚਾ ਜਬ ਜਾ ਉਨ ਸੋ ਇਨ ਕੀ ਤਬ ਹੀ ਉਨ ਕੀ ਭਈ ਯਾ ਗਤੀਆ। 
ਇਨ ਸ੍ਯਾਹ ਭਏ ਮੁਖ ਯੌ ਜੁਵਤੀ ਮੁਖ ਲਾਲ ਭਏ ਵਹ ਜਿਉ ਰਤੀਆ। ੩੨੪। 
ਚਰਚਾ ਸੁਨਿ ਬਿਪ ਜੁ ਤ੍ਰੀਅਨ ਸੋ ਮਿਲ ਕੈ ਸਭ ਹੀ ਪਛੂਤਾਵਨ ਲਾਗੇ। 

ਬੇਦਨ ਕੌ ਹਮ ਕੌ ਸਭ ਕੌਧ੍ਰਿਗ ਗੋਪ ਗਏ ਮੰਗ ਕੈ ਹਮ ਆਗੈ। 


ਕ੍ਰਿਸਨਾਵਤਾਰ ੧੧੩ 

ਸ੍ਰੀ ਕ੍ਰਿਸ਼ਨ ਦਾ ਰੂਪ ਵੇਖ ਕੇ ਬ੍ਰਾਹਮਣ ਇਸਤਰੀਆਂ ਦਾ ਪ੍ਰੇਮ ਵੱਧ ਗਿਆ ਹੈ ਅਤੇ 

ਦੁਖ ਦੂਰ ਹੋ ਗਿਆ ਹੈ, ਜਿਵੇਂ _ਭੀਸ਼ਮ _ਦੀ ਮਾਤਾ (ਗੰਗਾ) ਦੀ ਛੋਹ ਨਾਲ ਛਿਣ ਭਰ 
ਵਿਚ ਹੀ ਸਾਰੇ ਪਾਪ ਚਲੇ ਜਾਂਦੇ ਹਨ। ਸ਼ਿਆਮ (ਕਾਨ੍ਹ) ਦੇ ਬਦਲ ਵਰਗੇ ਮੁਖੜੇ ਨੂੰ ਵੇਖ 
ਕੇ ਚਿਤ ਵਿਚ ਵਸਾ ਲਿਆ ਹੈ ਅਤੇ ਅੱਖਾਂ ਬੰਦ _ਕਰ _ਲਈਆਂ _ਹਨ, ਮਾਨੋ __ਧਨਵਾਨ 
ਵਿਅਕਤੀ ਨੇ ਅੰਦਰ _ਰਖ ਕੇ ਘਰ ਦੇ ਦਰਵਾਜ਼ੇ ਬੰਦ _ਕਰ ਲਏ _ਹੋਣ।੩੨0। 


ਰਾ ਚ 


ਪੂਰਵਕ ਮੇਰਾ _ਧਿਆਨ ਰਖੋ ਗੀਆਂ (ਤਾਂ ਤੁਹਾਨੂੰ) ਯਮ ਦਾ ਡਰ ਨਹੀਂ ਸਤਾਏਗਾ। ਜਦੋਂ 
ਤੁਸੀਂ ਇਸ ਤਰ੍ਹਾਂ ਦੀ ਗੱਲ _ਕਰੋਂ ਗੀਆਂ _ਤਦੋਂ ਸਾਰੀਆਂ _ਮੁਕਤੀ _ਰੂਪ _ਫਲ _ ਪ੍ਰਾਪਤ 
ਕਰੇਂ ਗੀਆਂ।੩੨੧। 


ਬ੍ਰਾਹਮਣਾਂ ਦੀਆਂ ਪਤਨੀਆਂ ਨੇ ਇਹ ਗੱਲ ਕਹੀ ਕਿ ਹੇ ਕ੍ਰਿਸ਼ਨ! ਅਸੀਂ ਤੇਰਾ ਸੰਗ 
ਨਹੀਂ __ਛਡਾਂਗੀਆਂ। (ਅਸੀਂ) ਰਾਤ _ਦਿਨ ਤੇਰੇ ਨਾਲ _ਫਿਰਾਂਗੀਆਂ, ਜੇ ਤੂੰ ਬੂਜ ਨੂੰ (ਜਾਏਂਗਾ 
ਤਾਂ ਵੀ ਤੇਰੇ ਨਾਲ) _ਜਾਵਾਂਗੀਆਂ। _ਸਾਡਾ _ਮਨ ਤੇਰੇ ਨਾਲ _ਲਗ _ਗਿਆ ਹੈ, ਹੁਣ ਸਾਡਾ 
ਮਨ ਘਰ ਨੂੰ ਨਹੀਂ ਜਾਂਦਾ ਹੈ। (ਜਿਵੇਂ ਕੋਈ ਸਾਧਕ) ਪੂਰਨ ਯੋਗ ਨੂੰ ਪ੍ਰਾਪਤ ਕਰਨ ਉਪਰੰਤ 


ਫਿਰ ਉਹ ਧਨ ਦੀ ਸੰਭਾਲ ਵਲ ਰਚਿਤ ਨਹੀਂ ਹੁੰਦਾ _ਹੈ।੩੨੨। 
ਕਾਨੂ ਨੇ ਕਹਾ # 
ਮਾਵੀਲ” 

ਸੀ ਭਗਵਾਨ (ਕ੍ਰਿਸ਼ਨ) ਨੇ ਉਨ੍ਹਾਂ ਦਾ ਪ੍ਰੇਮ ਵੇਖ ਕੇ (ਆਪਣੇ) ਮੁਖ ਤੋਂ ਕਿਹਾ ਕਿ 
ਤੁਸੀਂ (ਆਪਣੇ) ਘਰਾਂ ਨੂੰ ਚਲੀਆਂ _ਜਾਓ। (ਤੁਸੀਂ) ਸਾਰੀਆਂ ਆਪਣੇ ਆਪਣੇ _ਪਤੀਆਂ _ਕੋਲ 
ਜਾ ਕੇ ਕਾਨ੍ਹ (ਭਗਵਾਨ) ਦੀ ਕਥਾ ਕਹਿ ਕੇ ਉਨ੍ਹਾਂ ਦਾ ਉੱਧਾਰ ਕਰੋ। (ਆਪਣੇ) ਪੁੱਤਰਾਂ, 


ਨੂੰ ਵੀ ਚੰਦਨ ਬਣਾ _ਦਿਓ _(ਭਾਵ _ਸੰਸਾਰੀ ਮਨੁੱਖਾਂ _ਦਾ _ਕਲਿਆਣ _ਕਰ _ ਦਿਓ)।੩੨੩। 
ਮਵੀਯਾ 
ਬ੍ਰਾਹਮਣ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਦੀਆਂ ਅੰਮ੍ਰਿਤ _ਸਮਾਨ _ਕਹੀਆਂ ਗੱਲਾਂ ਨੂੰ 


ਕੀਤੀ ਤਾਂ ਉਨ੍ਹਾਂ ਦੀ ਇਹ ਹਾਲਤ ਹੋ ਗਈ ਕਿ ਉਨ੍ਹਾਂ ਦੇ ਮੁਖ ਕਾਲੇ ਹੋ ਗਏ ਅਤੇ 
ਮੁਟਿਆਰਾਂ ਦੇ _ਲਾਲ _ਹੋ ਗਏ ਜਿਵੇਂ _ਰਤੀਆਂ ਹੁੰਦੀਆਂ _ਹਨ। _੩੨੪। 

ਇਸਤਰੀਆਂ ਪਾਸੋਂ (ਸੀ ਕ੍ਰਿਸ਼ਨ) ਬਾਰੇ _ਚਰਚਾ ਸੁਣਨ ਤੋ ਬਾਦ ਸਾਰੇ (ਬ੍ਰਾਹਮਣ) 
ਪਸਚਾਤਾਪ _ਕਰਨ _ਲਗੇ ਕਿ _ਸਾਨੂੰ _ਅਤੇ _ਸਾਡੇ _ਵੇਦ-ਗਿਆਨ ਨੂੰ _ਧਿੱਕਾਰ ਹੈ (ਕਿਉਂਕਿ) 


੧੧੪ 


ਸੀ _ਦਸਮ-ਗ੍ਰੰਥ _ਸਾਹਿਬ 


ਮਾਨ ਸਸੁੰਦੂ ਮੈ ਬੂਡੇ ਹੁਤੇ ਹਮ ਚੂਕ ਗਯੋ ਅਉਸਰ ਤਉ ਹਮ ਜਾਗੇ। 
ਪੈ ਜਿਨ ਕੀ ਇਹ ਹੈ ਪਤਨੀ ਤਿਹ ਤੇ ਫੁਨਿ ਹੈ ਹਮ ਹੂੰ _ਬਡਭਾਗੇ। ੩੨੫। 


ਮਾਨਿ ਸਭੈ ਦਿਜ ਆਪਨ ਕੋ _ਧ੍ਰਿਗ ਫੇਰਿ ਕਰੀ ਮਿਲਿ ਕਾਨ੍ਹ ਬਡਾਈ। 
ਲੋਕਨ ਕੋ ਸਭ ਕੇ ਪਤਿ ਕਾਨ੍ਹ ਹਮੈ ਕਹਿ ਬੇਦਨ ਬਾਤ ਸੁਨਾਈ। 

ਤੌ ਨ ਗਏ ਉਨ ਕੇ ਹਮ ਪਾਸਿ ਡਰੇ ਜੁ ਮਰੇ ਹਮ ਕਉ ਹਮ ਰਾਈ। 

ਸਤਿ ਲਖਿਯੋ ਤੁਮ ਕਉ ਭਗਵਾਨ ਕਹੀ ਹਮ ਸਤ ਕਹੀ ਨ ਬਨਾਈ। ੩੨੬। 


ਕਾ/ਥਤੁ 


ਪੂਤਨਾ ਸੰਘਾਰੀ ਤ੍ਰਿਣਾਵੂਤ ਕੀ ਬਿਦਾਰੀ ਦੇਹ 

ਦੈਤ ਅਘਾਸੁਰ ਹੂੰ ਕੀ ਸਿਰੀ ਜਾਹਿ ਫਾਰੀ ਹੈ। 

ਸਿਲਾ ਜਾਹਿ ਤਾਰੀ ਬਕ ਹੂੰ ਕੀ ਚੋਚ ਚੀਰ ਡਾਰੀ 

ਐਸੇ ਭੂਮਿ ਪਾਰੀ ਜੈਸੇ ਆਰੀ ਚੀਰ ਡਾਰੀ ਹੈ। 

ਰਾਮ ਹ੍ਹੋ ਕੈ ਦੈਤਨ ਕੀ ਸੈਨਾ ਜਿਨ ਮਾਰੀ ਅਰੁ 

ਆਪਨੋ _ਬਿਭੀਛਨ ਕੋ ਦੀਨੀ ਲੰਕਾ _ਸਾਰੀ_ਹੈ। 

ਐਸੀ _ਭਾਤਿ ਦਿਜਨ ਕੀ ਪਤਨੀ _ਉਧਾਰੀ 

ਅਵਤਾਰ ਲੈ ਕੇ ਸਾਧ ਜੈਸੇ ਪ੍ਰਿਥਮੀ ਉਧਾਰੀ ਹੈ। ੩੨੭। 

ਹਾਵੀਯਾਂ 

ਬਿਪਨ ਕੀ ਤ੍ਰਿਯ ਕੀ ਸੁਨ ਕੈ ਕਬਿ ਰਾਜ ਕਹਿਯੋ ਦਿਜ ਅਉਰ ਕਹੀਜੈ। 
ਕਾਨ੍ਹ ਕਥਾ ਅਤਿ ਰੋਚਨ ਜੀਯ _ਬਿਚਾਰ ਕਹੋ ਜਿਹ ਤੇ ਫੁਨਿ ਜੀਜੈ। 
ਤੌ ਹਸਿ ਬਾਤ ਕਹੀ ਮੁਸਕਾਇ ਪਹਲੈ ਨ੍ਰਿਪ ਤਾਹਿ ਪੁਨਾਮ ਜੁ _ਕੀਜੈ। 
ਤੌ ਭਗਵਾਨ ਕਥਾ ਅਤਿ ਰੋਚਨ ਦੈ ਚਿਤ ਪੈ ਹਮ ਤੇ ਸੁਨ ਲੀਜੈ। ੩੨੮। 


ਸਾਲਨ ਅਉ _ਅਖਨੀ _ਬਿਰੀਆ ਜੁਜ _ਤਾਹਰੀ ਅਉਰ ਪੁਲਾਵ ਘਨੇ। 
ਨੁਗਦੀ ਅਰੁ ਸੇਵਕੀਆ ਚਿਰਵੇ ਲੜੂਆ ਅਰੁ ਸੂਤ ਭਲੇ ਜੁ _ਬਨੇ। 
ਫੁਨਿ ਖੀਰ ਦਹੀ ਅਰੁ ਦੂਧ ਕੇ ਸਾਥ _ਬਰੇ ਬਹੁ ਅਉਰ ਨ ਜਾਤ ਗਨੇ। 
ਇਹ ਖਾਇ _ਚਲਿਯੋ ਭਗਵਾਨ ਗ੍ਰਿਹੈ ਕਹੁ _ਸ੍ਯਾਮ _ਕਬੀਸੁਰ ਭਾਵ _ਭਨੇ। ੩੨੯। 


ਗਾਵਤ ਗੀਤ ਚਲੇ ਗ੍ਰਿਹ ਕੋ ਗਰੜ ਧੂਜ ਜੀਯ ਮੈ ਆਨੰਦ ਪੈ ਕੈ। 
ਸੋਭਤ ਸਯਾਮ ਕੇ ਸੰਗਿ ਹਲੀ ਘਨ ਸ੍ਯਾਮ ਅਉ ਸੇਤ ਚਲਿਯੋ ਉਨਸੈ ਕੈ। 
ਕਾਨ੍ਹ ਤਬੈ ਹਸਿ ਕੈ ਮੁਰਲੀ ਸੁ ਬਜਾਇ ਉਠਿਯੋ ਅਪਨੇ ਕਰਿ ਲੈ ਕੈ। 
ਠਾਢ ਭਈ ਜਮੁਨਾ ਸੁਨਿ ਕੈ ਧੁਨਿ ਪਉਨ ਰਹਿਯੋ ਸੁਨਿ ਕੈ ਉਰਝੈ ਕੈ। ੩੩0। 


ਕ੍ਰਿਸਨਾਵਤਾਰ ੧੧੫ 


ਦੇ ਸਮੁੰਦਰ ਵਿਚ ਡੁਬੇ ਹੋਏ ਸਾਂ (ਇਸ ਲਈ ਅਸੀਂ ਭਗਵਾਨ ਨੂੰ ਭੋਜਨ ਨਹੀਂ ਭੇਜ ਸਕੇ 


ਹੁਣ) ਅਵਸਰ _ਬੀਤ ਗਿਆ ਹੈ ਤਦ ਅਸੀਂ ਜਾਗੇ ਹਾਂ। ਪਰ ਫਿਰ ਵੀ ਅਸੀਂ ਇਸ ਲਈ 
ਵਡਭਾਗੀ _ਹਾਂ (ਕਿਉਂਕਿ) ਇਹ _ ਸਾਡੀਆਂ ਇਸਤਰੀਆਂ _ ਹਨ।੩੨੫। 


ਸਾਰੇ ਬ੍ਰਾਹਮਣ ਆਪਣੇ ਆਪ ਨੂੰ ਧ੍ਰਿਗ ਮੰਨ ਕੇ ਫਿਰ ਮਿਲ ਕੇ ਕ੍ਰਿਸ਼ਨ ਦੀ 
ਵਡਿਆਈ ਕਰਨ _ਲਗੇ। _'ਸਾਰੇ ਲੋਕਾਂ ਦੇ ਸੁਆਮੀ ਸ੍ਰੀ ਕ੍ਰਿਸ਼ਨ ਹਨ” -- ਵੇਦਾਂ ਨੇ ਇਹ 
ਗੌਲ ਸਾਨੂੰ ਕਹਿ ਕੇ ਸੁਣਾਈ ਹੋਈ ਹੈ। _(ਇਹ ਜਾਣਦੇ ਹੋਇਆਂ) ਵੀ ਅਸੀਂ ਉਨ੍ਹਾਂ _ਪਾਸ 
ਨਹੀਂ ਗਏ ਕਿਉਂਕਿ ਡਰਦੇ ਸਾਂ ਕਿ ਸਾਡਾ _ਰਾਜਾ (ਕੰਸ) ਸਾਨੂੰ ਮਾਰ ਦੇਵੇਗਾ। (ਹੇ ਸ੍ਰੀ 
ਕ੍ਰਿਸ਼ਨ! ਅਸੀਂ) ਤੁਹਾਨੂੰ ਸੱਚੇ ਅਰਥਾਂ ਵਿਚ _ਭਗਵਾਨ ਜਾਣ _ਲਿਆ ਹੈ। ਅਸੀਂ (ਇਹ ਗੱਲ) 
ਸੌਚ ਕਹਿ ਰਹੇ ਹਾਂ, ਨ ਕਿ ਬਣਾ ਕੇ ਕਹਿ ਰਹੇ ਹਾਂ।੩੨੬। 
ਕਾ/ਡਾੱਤਾ 

ਜਿਸ _ਨੇ _ਪੂਤਨਾ ਨੂੰ ਮਾਰਿਆ ਸੀ, ਤ੍ਰਿਣਾਵੂਤ 
ਅਘਾਸੁਰ ਦਾ ਸਿਰ ਪਾੜ ਦਿੱਤਾ ਸੀ; ਜਿਸ ਨੇ ਸਿਲਾ 
ਬਕਾਸੁਰ ਦੀ ਚੁੰਜ ਚੀਰ ਦਿੱਤੀ ਸੀ, ਭੂਮਾਸੁਰ ਨੂੰ ਇੰਜ 
ਲਕੜ) ਚੀਰ _ਦੇਈਦੀ ਹੈ। ਜਿਸ ਨੇ ਰਾਮ ਦਾ ਰੂਪ ਧਾਰ ਕੇ 
ਸੀ ਅਤੇ ਵਿਭੀਸ਼ਣ ਨੂੰ ਸਾਰੀ ਲੰਕਾਂ ਦੇ ਦਿੱਤੀ ਸੀ। (ਉਸ ਨੇ ਹੀ ਸ੍ਰੀ ਕ੍ਰਿਸ਼ਨ ਦਾ) ਅਵਤਾਰ 


= ਘ 


ਲੈ ਕੇ ਬ੍ਰਾਹਮਣ ਇਸਤਰੀਆਂ ਦਾ ਇਸ ਤਰ੍ਹਾਂ ਉੱਧਾਰ ਕਰ ਦਿੱਤਾ ਜਿਸ ਤਰ੍ਹਾਂ “ਸਾਧ” (ਰੂਪ 


ੋਰ] = 


ਵਿਚ ਅਵਤਾਰ ਲੈ _ਕੇ ਪਰਮਾਤਮਾ) ਪ੍ਰਿਥਵੀ ਦਾ _ਉੱਧਾਰ _ਕਰਦਾ _ਹੈ।੩੨੭। 
ਮਾਵੀੰਯ” 

ਕਵੀ-ਰਾਜ _ ਕਹਿੰਦੇ _ਹਨ--ਬ੍ਰਾਹਮਣਾਂ _ਦੀਆਂ ਇਸਤਰੀਆਂ _ਦੀ (ਗੱਲ) ਸੁਣ ਕੇ 
ਬ੍ਰਾਹਮਣ ਕਹਿਣ ਲਗੇ, _ਕੁਝ ਹੋਰ (ਵਾਰਤਾ) _ਕਹੋ। (ਕਿਉਂਕਿ) ਕਾਨ੍ਹ ਦੀ ਕਥਾ ਮਨ ਨੂੰ 
ਅਤਿ _ਰੋਚਕ ਲਗਦੀ ਹੈ, ਇਸ _ਲਈ ਵਿਚਾਰ ਪੂਰਵਕ ਕਹੋ __ਜਿਸ _ਕਰ ਕੇ ਫਿਰ ਸਾਡਾ 
ਜੀਉਣਾ (ਸਫਲ ਮਨੋਰਥ _ਹੋ _ਸਕੇ)। (ਬ੍ਰਾਹਮਣ ਇਸਤਰੀਆਂ ਨੇ) ਹਸ ਕੇ ਗੌਲ ਕਹੀ ਕਿ 
“ਪਹਿਲਾਂ _ਉਸ ਰਾਜੇ ਨੂੰ ਪ੍ਰਣਾਮ _ਕਰੋ”। _ਤਦ ਭਗਵਾਨ _ਦੀ ਅਤਿ ਰੋਚਕ _ਕਥਾ ਨੂੰ ਚਿਤ 


ਦੇ ਕੇ ਸਾਡੇ ਪਾਸੋਂ ਸੁਣ _ਲੈਣਾ।੩੨੮। 


: 
ਹ 
: 
ਕੌ 
ਹੈ 
ਹਉ 
ਟ 
ਯ੍ਰ 
ਿ 


ਕਰਦੇ ਜਾਂਦੇ _ਹਨ।੩੨੯। 
ਸੀ ਕ੍ਰਿਸ਼ਨ ਚਿਤ _ਵਿਚ _ਆਨੰਦ ਨੂੰ ਪ੍ਰਾਪਤ ਕਰ _ਕੇ _ਗੀਤ _ਗਾਉਂਦੇ ਹੋ 


ਨੂੰ ਚਲ ਪਏ _ਹਨ। ਸ੍ਰੀ ਕ੍ਰਿਸ਼ਨ ਨਾਲ _ਬਲਰਾਮ _(ਇੰਜ) ਸੁਸ਼ੋਭਿਤ ਹੈ (ਜਿਵੇਂ) 
ਚਿੱਟਾ ਬਦਲ ਉਤਸਾਹ _ਪੂਰਵਕ ਚਲ _ਰਹੇ _ਹਨ। ਕਾਨ੍ਹ _ਉਸ ਵੇਲੇ ਹਸ 
ਵਿਚ ਮੁਰਲੀ ਲੈ _ਕੇ ਵਜਾਉਣ ਲਗ _ਪਿਆ। (ਜਿਸ ਦੀ) ਧੁਨ ਸੁਣ (ਦਾ 
ਵਗਦਾ ਜਲ) ਰੁਕ ਗਿਆ ਅਤੇ ਪੌਣ ਵੀ ਸੁਣ ਕੇ ਉਲਝੀ ਰਹਿ ਗਈ (ਅਰਥਾਤ ਮੋਹਿਤ 


ਹੋ ਕੇ ਰੁਕ ਗਈ)।੩੩0। 


੧੧੬ ਸ੍ਰੀ _ਦਸਮ-ਗ੍ਰੰਥ ਸਾਹਿਬ 


ਰਾਮਕਲੀ ਅਰੁ ਸੋਰਠਿ ਸਾਰੰਗ ਮਾਲਸਿਰੀ ਅਰੁ _ਬਾਜਤ _ਗਉਰੀ। 

ਜੈਤਸਿਰੀ ਅਰੁ _ਗੌਡ ਮਲਾਰ ਬਿਲਾਵਲ ਰਾਗ _ਬਸੈ ਸੁਭ _ਠਉਰੀ। 

ਮਾਨਸ ਕੀ ਕਹ ਹੈ ਗਨਤੀ ਸੁਨਿ ਹੋਤ ਸੁਰੀ ਅਸੁਰੀ ਧੁਨਿ ਬਉਰੀ। 

ਸੋ ਸੁਨਿ ਕੈ ਧੁਨਿ ਸੁਉਨਨ ਮੈ ਤਰੁਨੀ ਹਰਨੀ ਜਿਮ ਆਵਤ _ਦਉਰੀ। ੩੩੧। 


ਕਾ/ਥਤੁ 
ਬਾਜਤ ਬਸੰਤ ਅਰੁ ਭੈਰਵ ਹਿੰਡੋਲ ਰਾਗ 
ਬਾਜਤ ਹੈ _ਲਲਤਾ ਕੇ ਸਾਥ ਹ੍ਹੈ ਧਨਾਸਰੀ। 
ਮਾਲਵਾ _ਕਲ੍ਯਾਨ ਅਰੁ _ਮਾਲਕਉਸ ਮਾਰੂ _ਰਾਗ 
ਬਨ ਮੈ ਬਜਾਵੈ ਕਾਨ੍ਹ ਮੰਗਲ _ਨਿਵਾਸਰੀ। 
ਸੁਰੀ ਅਰੁ ਆਸੁਰੀ ਅਉ ਪੌਨਗੀ ਜੇ _ਹੁਤੀ ਤਹਾ 
ਧੁਨਿ ਕੇ ਸੁਨਤ ਧੈ ਨ ਰਹੀ ਸੁਧਿ ਜਾਸੁ ਰੀ। 
ਕਹੈ ਇਉ ਦਾਸਰੀ ਸੁ ਐਸੀ ਬਾਜੀ ਬਾਸੁਰੀ 
ਸੁ ਮੇਰੇ ਜਾਨੇ ਯਾ ਮੈ ਸਭ ਰਾਗ ਕੋ ਨਿਵਾਸੁ ਰੀ। ੩੩੨। 


ਕਰੁਨਾ ਨਿਧਾਨ ਬੇਦ ਕਹਤ ਬਖਾਨ ਯਾ ਕੀ ਬੀਚ ਤੀਨ ਲੋਕ ਫੈਲ ਰਹੀ ਹੈ ਸੁ ਬਾਸੁ _ਰੀ। 
ਦੇਵਨ ਕੀ ਕਨਿਆ ਤਾ ਕੀ ਸੁਨਿ ਸੁਨਿ ਸੁਉਨਨ ਮੈ ਧਾਈ ਧਾਈ ਆਵੈ ਤਜਿ ਕੈ ਸੁਰਗ ਬਾਸੁ _ਰੀ। 
ਹ੍ੈ ਕਰਿ ਪ੍ਰਸੰਨ੍ਯ ਰੂਪ ਰਾਗ ਕੋ _ਨਿਹਾਰ ਕਹਿਯੋ _ਰਚਿਯੋ ਹੈ _ਬਿਧਾਤਾ ਇਹ ਰਾਗਨ ਕੋ ਬਾਸੁ ਰੀ। 
ਰੀਝੇ ਸਭ _ਗਨ _ਉਡਗਨ ਭੇ ਮਗਨ ਜਬ ਬਨ _ਉਪਬਨ ਮੈ ਬਜਾਈ ਕਾਨ੍ਹ _ਬਾਸੁਰੀ। ੩੩੩ 
ਹਾਵੀਯਾਂ 

ਕਾਨ੍ਹ ਬਜਾਵਤ ਹੈ ਮੁਰਲੀ ਅਤਿ ਆਨੰਦ ਕੈ ਮਨਿ ਡੇਰਨ ਆਏ। 

ਤਾਲ _ਬਜਾਵਤ _ਕੂਦਤ ਆਵਤ _ਗੋਪ _ਸਭੋ ਮਿਲਿ _ਮੌਗਲ _ਗਾਏ। 

ਆਪਨ ਹ੍ਹੈ _ਧਨਠੀ ਭਗਵਾਨ ਤਿਨੌੋ ਪਹਿ ਤੇ ਬਹੁ ਨਾਚ _ਨਚਾਏਂ 

ਰੈਨ ਪਰੀ ਤਬ ਆਪਨ ਆਪਨ ਸੋਇ ਰਹੇ ਗ੍ਰਿਹਿ ਆਨੰਦ ਪਾਏ। ੩੩੪। 


/ਏਤਾ ਨੀ ਦਲ #ਕੰਲੇ ਲਾਝਤੂ ਨਾਟਕ ਗੁੱਲ _#ਰੋਸਨਾਫਤਾਨੇ /ਨਘਨ ਲੀ _ਤੁੱਯਨ 
ਕੋ /ਲਤ ਗੰਨੇ ਭੋਜਨ ਲੇਇ ਓਧਾਨ ਕਰਲੋਂ _ਸਰਨਨੰ/ 
ਅਥ ਗੋਵਰਧਨ _ਗਿਰਿ ਕਰ ਪਰ ਧਾਰਬੋ 
ਦੰਹਰਾ 
ਇਸੀ ਭਾਤਿ ਸੋ ਕ੍ਰਿਸਨ ਜੀ ਕੀਨੇ ਦਿਵਸ _ਬਿਤੀਤ। 
ਹਰਿ ਪੂਜਾ ਕੋ ਦਿਨੁ ਅਯੋ _ਗੋਪ _ਬਿਚਾਰੀ ਚੀਤਿ। ੩੩੫। 
ਨਾਵੀੰਯਾ 
ਆਯੋ ਹੈ ਇੰਦੂ ਕੀ ਪੂਜਾ ਕੋ ਦ੍ਯੋਸ ਸਭੋ ਮਿਲਿ ਗੋਪਿਨ ਬਾਤ ਉਚਾਰੀ। 
ਭੋਜਨ ਭਾਤਿ ਅਨੇਕਨ ਕੋ ਰੁ ਪੰਚਾਮਿਰਿਤ ਕੀ ਕਰੋ ਜਾਇ ਤਯਾਰੀ। 


ਕ੍ਰਿਸਨਾਵਤਾਰ ੧੧੭ 


(ਸੀ ਕ੍ਰਿਸ਼ਨ ਦੀ ਬੰਸਰੀ ਵਿਚ) ਰਾਮਕਲੀ, _ਸੋਰਠ, ਸਾਰੰਗ _ਅਤੇ _ਮਾਲਸਿਰੀ ਅਤੇ 
ਗੌੜੀ _(ਰਾਗ) _ਵਜਦੇ _ਹਨ। _ਜੈਤਸਿਰੀ, ਗੋਂਡ, _ਮਲ੍ਹਾਰ _ਅਤੇ ਬਿਲਾਵਲ _ਰਾਗ _(ਉਸ) _ ਸ਼ੁਭ 
(ਬੰਸਰੀ) ਵਿਚ _ਵਸ ਰਹੇਂ ਹਨ। ਮਨੂਸ਼ ਦੀ ਤਾਂ ਕੀ ਗਿਣਤੀ, (ਬੰਸਰੀ ਦੀ) ਧੁਨ ਸੁਣ 
ਕੇ _ਦੇਵਤਿਆਂ ਅਤੇ _ਦੈੱਤਾਂ _ਦੀਆਂ ਇਸਤਰੀਆਂ _ਬੌਰੀਆਂ _ਹੋ__ਗਈਆਂ _ਹਨ। _ਇਸ ਤਰ੍ਹਾਂ 
(ਬੰਸਰੀ ਦੀ) ਧੁਨ ਨੂੰ ਕੰਨਾਂ ਨਾਲ ਸੁਣ ਕੇ _(ਬੂਜ-ਭੂਮੀ ਦੀਆਂ) ਮੁਟਿਆਰਾਂ (ਇਉਂ _ਭਜੀਆਂ 
ਆ ਰਹੀਆਂ ਸਨ) ਜਿਉਂ (ਘੰਡਾਹੇੜੇ ਦੀ ਧੁਨ ਨੂੰ ਸੁਣ ਕੇ) ਹਿਰਨੀ ਦੌੜੀ ਚਲੀ ਆਉਂਦੀ 
ਹੰ।੩੩੧। 
ਕਾ/ਠਾੱਤਾ 

(ਸੀ ਕ੍ਰਿਸ਼ਨ ਦੀ ਬੰਸਰੀ ਵਿਚ) ਬਸੰਤ, ਭੈਰਉ ਅਤੇ _ਹਿੰਡੋਲ ਰਾਗ _ਵਜਦੇ ਹਨ; 
ਲਲਤਾ _(ਰਾਗ) _ਦੇ _ਨਾਲ _ ਧਨਾਸਰੀ _(ਰਾਗ) _ਮਿਲ _ਕੇ _ਵਜਦਾ _ਹੈ। ਮਾਲਵਾ, ਕਲਿਆਣ, 
ਮਾਲਕੌਂਸ ਅਤੇ ਮਾਰੂ _ਰਾਗ ਨੂੰ ਆਨੰਦ _ਦਾ ਨਿਵਾਸ (ਘਰ) ਸ੍ਰੀ ਕ੍ਰਿਸ਼ਨ ਬਨ _ਵਿਚ ਵਜਾ 
ਉਥੇ ਜੋ ਦੇਵ ਇਸਤਰੀਆਂ, ਦੈਂਤ ਇਸਤਰੀਆਂ _ਅਤੇ _ਨਾਗ ਇਸਤਰੀਆਂ ਮੌਜੂਦ 
ਨੂੰ (ਬੰਸਰੀ ਦੀ) ਧੁਨ ਸੁਣਨ ਨਾਲ ਸੁਰਤ ਨ ਰਹੀ। ਹੇ ਸਖੀ! ਦਾਸ ਇਉਂ 
ਕਹਿੰਦਾ ਹੈ ਕਿ ਬੰਸਰੀ ਇਸ ਤਰ੍ਹਾਂ ਵਜਦੀ ਹੈ ਕਿ ਮੇਰੇ ਵਿਚਾਰ ਅਨੁਸਾਰ ਇਸ _ਵਿਚ 
ਸਾਰੇ ਰਾਗਾਂ _ਦਾ _ ਨਿਵਾਸ _ਹੈ।੩੩੨ 
ਜਿਸ) ਕ੍ਰਿਪਾ ਦੇ ਸਮੁੰਦਰ (ਦੀ ਮਹਾਨਤਾ ਦਾ) ਬਖਾਨ ਵੇਦ ਕਰ ਰਹੇ ਹਨ ਅਤੇ 


ਨੂੰ ਵੇਖ ਕੇ ਅਤੇ ਪ੍ਰਸੰਨ ਹੋ ਕੇ ਕਹਿੰਦੀਆਂ ਹਨ ਕਿ ਬਿਧਾਤਾ ਨੇ ਇਸ ਨੂੰ 'ਰਾਗਾਂ ਦੇ ਘਰ” 


ਲਾ 


ਵਜੋਂ ਰਚਿਆ ਹੈ। ਜਦੋਂ ਕਾਨ੍ਹ ਨੇ _ਬਨਾਂ _ਅਤੇ _ਬਗੀਚਿਆਂ _ਵਿਚ ਬੰਸਰੀ _ਵਜਾਈ ਤਾਂ ਸਾਰੇ 


ਕਾਨ੍ਹ _ਬੰਸਰੀ _ਵਜਾਉਂਦਾ _ਹੋਇਆ _ (ਹੋਰਨਾਂ ਨਾਲ) _ ਆਨੰਦ _ਪੂਰਵਕ _ ਡੇਰਿਆਂ ਤੇ 
ਪਰਤ ਆਇਆ _ਹੈ। _ਸਾਰੇ _ਗਵਾਲੇ _ਮਿਲ _ਕੇ ਤਾੜੀਆਂ ਵਜਾਉਂਦੇ ਹੋਏ, _ਨਚਦੇ _ਟਪਦੇ 
ਮੰਗਲਮਈ ਗੀਤ ਗਾਉਂਦੇ ਹੋਏ ਆ ਰਹੇ ਹਨ। ਸ੍ਹੀ ਕ੍ਰਿਸ਼ਨ ਆਪ ਉਨ੍ਹਾਂ ਨੂੰ ਪ੍ਰੇਰ ਕੇ ਕਈ 
ਤਰ੍ਹਾਂ ਦੇ ਨਾਚ _ਨਚਵਾ ਰਿਹਾ _ਹੈ। _ਰਾਤ ਪੈਣ ਤੇ ਸਾਰੇ ਆਪਣੇ ਆਪਣੇ ਘਰਾਂ ਵਿਚ ਆਨੰਦ 
ਸਹਿਤ _ ਸੌਂ ਰਹੇ _ਹਨ।੩੩੪। 
/ਟੈਲੋਂ ਨਾਂ ਦਸ਼ਮ ਅਕੰੱਹ ਲਾੰਠ=੍ੂਹ ਨਾਟਕ ਕੁੱਲ ਦੇ ਨਸ਼ਨਾਵਤਾਰ ਦੇ ਡ੍ਰਾਹਮਣਾਂ ਦੀਆਂ /ਟਸ਼ਤਰੀਆਂ ਦੇ /ਜਤ ਨੂੰ 
ਹਰਨ ਅਤੇ ਭਜਨ ,/ਨਆਉਣ ਅਤੇ ਇੱਧਾਰ ਕਰਨ ਦੇ ਪੁਸੰਨਾ ਦੀ ਆਯਤੰ/ 
ਹੁਣ ਗੋਵਰਧਨ ਪਰਬਤ ਨੂੰ ਹੌਥ ਉਤੇ ਉਠਾਣ ਦਾ ਕਥਨ 
ਦੰਹਰ” 
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਦਿਨ ਬਤੀਤ ਕੀਤੇ। (ਜਦ) ਇੰਦਰ ਦੀ ਪੂਜਾ ਦਾ ਦਿਨ 
ਆਇਆ _ (ਤਦ) _ਗਵਾਲਿਆਂ ਨੇ ਚਿਤ _ ਵਿਚ _ ਵਿਚਾਰ _ ਕੀਤਾ।੩੩੫ 
ਮਾਵੀਲ” 
ਸਾਰਿਆਂ _ਗਵਾਲਿਆਂ ਨੇ _ਮਿਲ _ਕੇ (ਇਕ ਦਿਨ) ਇਹ ਗੱਲ ਕਹੀ ਕਿ ਇੰਦਰ 
ਦੀ ਪੂਜਾ ਦਾ ਦਿਨ ਆ ਗਿਆ ਹੈ, (ਇਸ ਲਈ) (ਘਰ) ਜਾ ਕੇ ਪਦਚਾਂਮ੍ਰਿਤ (ਕੜਾਹ) 


੧੧੮ ਸ੍ਰੀ _ਦਸਮ-ਗ੍ਰੰਥ _ਸਾਹਿਬ 


ਨੰਦ ਕਹਿਯੋ ਜਬ _ਗੋਪਿਨ ਸੋ ਬਿਧਿ ਅਉਰ ਚਿਤੀ ਮਨ ਬੀਚ _ਮੁਰਾਰੀ। 


ਕੋ _ਬਪੁਰਾ ਮਘਵਾ ਹਮਰੀ ਸਮ ਪੂਜਨ ਜਾਤ ਜਹਾ ਬ੍ਰਿਜ ਨਾਰੀ। ੩੩੬। 


ਕਾ/ਥਤੁ 
ਇਹ ਬਿਧਿ _ਬੋਲਿਯੋ ਕਾਨ੍ਹ ਕਰੁਣਾ ਨਿਧਾਨ _ਤਾਤ 
ਕਾਹੇ ਕੇ ਨਵਿਤ ਕੋ _ਸਾਮ੍ਰਿਗੀ ਤੈ ਬਨਾਈ ਹੈ। 
ਕਹਿਯੋ ਐਸੇ ਨੰਦ ਜੋ ਤ੍ਰਿਲੋਕੀਪਤਿ ਭਾਖੀਅਤ 
ਤਾਹੀ ਕੋ ਬਨਾਈ ਹਰਿ ਕਹਿ ਕੈ ਸੁਨਾਈ ਹੈ। 
ਕਾਹੇ ਕੇ ਨਵਿਤ _ਕਹਿਯੋ __ਬਾਰਿਦ ਤ੍ਰਿਨਨ ਕਾਜ 
ਗਊਅਨ ਕੀ ਰਛ ਕਰੀ ਅਉ ਹੋਤ ਆਈ ਹੈ। 
ਕਹਿਯੋ ਭਗਵਾਨ _ਏਤੋ ਲੋਗ ਹੈ _ਅਜਾਨ ਬ੍ਰਿਜ 
ਈਸ ਤੇ ਹੋਤ ਨਹੀ ਮਘਵਾ ਤੇ ਗਾਈ ਹੈ। ੩੩੭। 


ਹਾਵੀਯ” 
ਹੈ ਨਹੀ ਮੇਘੁ ਸੁਰਪਤਿ ਹਾਥਿ ਸੁ _ਤਾਤ ਸੁਨੋ ਅਰੁ ਲੋਕ ਸਭੈ ਰੇ। 
ਭੰਜਨ ਭਉ ਅਨਕਭੈ ਭਗਵਾਨ ਸੁ ਦੇਤ ਸਭੈ ਜਨ ਕੋ ਅਰੁ ਲੈ ਰੇ। 
ਕਿਉ ਮਘਵਾ ਤੁਮ ਪੂਜਨ ਜਾਤ ਕਰੋ ਤੁਮ ਸੇਵ ਹਿਤ ਚਿਤ ਕੈ ਰੇ। 
ਧ੍ਯਾਨ ਧਰੋਂ _ਸਭ ਹੀ ਮਿਲ ਕੈ ਸਭ ਬਾਤਨ ਕੋ ਤੁਮ ਕੋ ਫਲ ਦੈ ਰੇ। ੩੩੮। 


ਬਾਸਵ _ਜਗ੍ਯਨ ਕੈ ਬਸਿ ਮੇਘ ਕਿਧੋ ਬ੍ਰਹਮਾ ਇਹ ਬਾਤ ਉਚਾਰੈ। 
ਲੋਗਨ ਕੇ ਪ੍ਰਤਿਪਾਰਨ ਕੋ ਹਰਿ ਸੂਰਜ ਮੈ ਹੁਇ ਕੈ ਜਲ ਡਾਰੈ। 
ਕਉਤੁਕ ਦੇਖਤ ਜੀਵਨ ਕੋ _ਪਿਖਿ ਕਉਤੁਕ ਹੈ ਸਿਵ ਤਾਹਿ ਸੈਘਾਰੈ। 
ਹੈ ਵਹ ਏਕ ਕਿਧੋ ਸਰਤਾ ਸਮ _ਬਾਹਨ ਕੇ ਜਮ ਬਾਹੇ ਬਿਥਾਰੈ। ੩੩੯। 


ਪਾਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰੁ ਅਉਰ ਨਰੀ ਹੈ। 

ਦੇਵਨ ਧੈ ਅਰੁ ਦੈਤਨ ਪੈ ਕਬਿ ਸ੍ਯਾਮ ਕਹੈ ਅਉ ਮੁਰਾਰਿ ਹਰੀ ਹੈ। 
ਪਛਨ ਪੈ _ਮ੍ਰਿਗਰਾਜਨ ਪੈ ਮ੍ਰਿਗ ਕੇ ਗਨ ਧੈ ਫੁਨਿ ਹੋਤ ਖਰੀ ਹੈ। 

ਭੇਦ ਕਹਿਯੋ ਇਹ ਬਾਤ ਸਭੈ ਇਨਹੂੰ ਇਹ ਕੀ ਕਹਾ ਪੂਜ ਕਰੀ ਹੈ। ੩੪0। 


ਤਬ ਹੀ ਹਸਿ ਕੈ ਹਰਿ ਬਾਤ ਕਹੀ ਨੰਦ ਪੈ ਹਮਰੀ ਬਿਨਤੀ ਸੁਨਿ ਲਈਸੈ। 
ਪੂਜਹੁ ਬਿਪਨ ਕੋ ਮੁਖ ਗਊਅਨ ਪੂਜਨ ਜਾ _ਗਿਰਿ ਹੈ ਤਹ ਜਈਯੈ। 
ਗਊਅਨ ਕੋ _ਪਯ _ਪੀਜਤ ਹੈ _ਗਿਰਿ ਕੇ ਚੜ੍ਹਿਐ ਮਨਿ ਆਨੰਦ ਪਈਲਯੈ। 
ਦਾਨ ਦਏ ਤਿਨ ਕੇ ਜਸੁ ਹ੍ਯਾ ਪਰਲੋਕ ਗਏ ਜੁ ਦਯੋ ਸੋਊ ਖਈਯੈ। _੩੪੧। 


ਕ੍ਰਿਸਨਾਵਤਾਰ ੧੧੯ 


ਜਾਂਦੀਆਂ _ਹਨ।੩੩੬। 
ਕਾ/ਠਾੱਤਾ 

ਇਸ ਪੁਕਾਰ (ਸੋਚ ਕੇ) ਕ੍ਰਿਪਾ ਦੇ ਸਮੁੰਦਰ ਸ੍ਰੀ ਕ੍ਰਿਸ਼ਨ ਕਹਿਣ ਲਗੇ -- ਹੇ ਪਿਤਾ 
ਜੀ! ਤੁਸੀਂ ਕਿਸ _ਨਿਮਿਤ ਇਹ ਸਾਰੀ _ਸਾਮਗ੍ਰੀ _ਬਣਵਾਈ _ਹੈ। (ਉੱਤਰ ਵਿਚ) ਨੰਦ ਨੇ 
ਇਸ ਤਰ੍ਹਾਂ ਕਿਹਾ- ਜੋ ਤਿੰਨਾਂ ਲੋਕਾਂ ਦਾ ਸੁਆਮੀ ਕਿਹਾ ਜਾਂਦਾ ਹੈ, ਉਸ (ਦੀ ਪੂਜਾ) ਲਈ 
(ਇਸ ਸਾਰੀ _ਸਾਮਗ੍ਰੀ) ਬਣਾਈ ਹੈ। (ਕ੍ਰਿਸ਼ਨ ਦੇ ਪੁਛਣ ਤੇ ਕਿ ਉਹ ਸੁਆਮੀ ਕੌਣ ਹੈ? 
ਨੰਦ ਨੇ) ਇੰਦਰ ( ਦਾ ਨਾਂ) ਕਹਿ ਕੇ ਸੁਣਾਇਆ। (ਕ੍ਰਿਸ਼ਨ ਨੇ ਫਿਰ ਪੁਛਿਆ) ਕਿ ਕਿਸ 
ਨਿਮਿਤ (ਇੰਦਰ ਨੂੰ ਪੂਜਦੇ ਹੋ)। (ਨੰਦ ਨੇ ਕਿਹਾ) ਕਿ ਬਰਖਾ _ਅਤੇ _ਘਾਸ-ਫੂਸ _(ਦੀ 
ਉਤਪਤੀ) ਲਈ ਅਤੇ ਗਊਆਂ _ਦੀ ਰਖਿਆ ਲਈ _(ਇਹ ਪੂਜਾ ਪਰੰਪਰਾ ਤੋਂ) ਹੁੰਦੀ ਆਈ 
ਹੈ। ਸ੍ਰੀ ਕ੍ਰਿਸ਼ਨ ਨੇ _ਕਿਹਾ--ਬੂਜ _ਦੇ ਲੋਕ _ਅਜਾਣ _ਹਨ। ਨਹੀਂ ਜਾਣਦੇ (ਕਿ _ਸਭ _ਕੁਝ) 
ਈਸ਼ਵਰ ਤੋਂ ਹੁੰਦਾ ਹੈ, _ਪਰ _ਇਹ ਇੰਦਰ ਤੋਂ ਹੋਇਆ ਕਹਿੰਦੇ _ਹਨ।੩੩੭। 
ਕਾਨੂ ਨੇ ਨੈਨਾ -- 


ਹੇ ਪਿਤਾ ਜੀ ਅਤੇ ਸਾਰੇ ਲੋਕੋ! ਸੁਣੋ, ਇੰਦਰ ਦੇ ਹੱਥ _ਵਿਚ 
ਨਹੀਂ _ਹਨ)। (ਜੋ) ਭੈ ਨੂੰ ਖਤਮ ਕਰਨ ਵਾਲਾ 
ਨੂੰ ਦਿੰਦਾ ਅਤੇ ਲੈਂਦਾ _ਹੈ। ਤੁਸੀਂ ਇੰਦਰ 

ਪੂਜਾ 


ਿ 
ਕੂ 
ਥੇ 


ਹੈ, ਉ ਨੂ 
ਕਿਉਂ ਜਾਂਦੇ ਹੋ? ਤੁਸੀਂ ਉਸ (ਭਗਵਾਨ) _ਦੀ ਦਿਲੋਂ _ਹਿਤ ਨਾਲ 
ਮਿਲ ਕੇ (ਉਸੇ ਦਾ) ਧਿਆਨ ਧਰੋਂ, ਉਹੀ ਤੁਹਾਨੂੰ ਸਾਰੀਆਂ ਗੱਲਾਂ ਦਾ ਫਲ ਦੇਵੇਗਾ।੩੩੮। 


“ਇੰਦਰ ਯੱਗਾਂ ਬੁ ਨੇ 
ਕਹੀ _ਹੈ। ਲੋਕਾਂ ਨੂੰ ਪਾਲਣ ਲਈ ਭਗਵਾਨ ਸੂਰਜ ਦੇ ਵਿਚੋਂ ਹੋਕੇ ਮੀਂਹ ਵਸਾਉਂਦਾ ਹੈ 
(ਅਰਥਾਤ _ਸੂਰਜ _ਦੀ _ਖਿਚ _ਨਾਲ _ਪਾਣੀ _ਬੁਖਾਰਾਤ _ਬਣ _ਕੇ _ਵਰ੍ਹਦਾ ਹੈ), _ਉਹੀ ਜੀਵਾਂ 
ਦੇ ਕੌਤਕ ਵੇਖਦਾ ਹੈ ਅਤੇ ਰੂ ਹਾਂ 


(ਕਈ ਪੁਕਾਰ ਦੇ) ਘਾਹਾਂ (ਨਰੀ”) ਉਤੇ, ਦੇਵਤਿਆਂ ਉਤੇ, ਦੈਂਤਾਂ ਉਤੇ ਕਵੀ ਸ਼ਿਆਮ ਕਹਿੰਦੇ 
ਹਨ, ਕੇਵਲ ਉਹ ਭਗਵਾਨ ਹੀ ਹੈ। ਪੰਛੀਆਂ ਉਤੇ, ਸ਼ੇਰਾਂ ਉਤੇ, _ਫਿਰ _ਹਿਰਨਾਂ ਦੇ `ਝੁੰਡਾਂ 
ਉਤੇ _ਚੈਗੀ _ਬਰਖਾ ਹੁੰਦੀ ਹੈ। ਸਾਰੇ ਇਸ ਗੱਲ ਦਾ ਭੇਦ ਦਸੋ ਕਿ ਕੀ ਇਨ੍ਹਾਂ ਸਾਰਿਆਂ 
ਨੇ _ਕਦੇ (ਇੰਦਰ _ਦੀ) ਪੂਜਾ _ਕੀਤੀ _ਹੈ।੩੪0। 

ਕ੍ਰਿਸ਼ਨ ਨੇ ਹਸ ਕੇ ਨੰਦ ਹੋਰਾਂ ਨੂੰ ਇਹ ਗੱਲ ਕਹੀ -- (ਹੇ ਪਿਤਾ ਜੀ!) ਮੇਰੀ 
ਬੇਨਤੀ ਸੁਣ _ਲਵੋ। ਬ੍ਰਾਹਮਣਾਂ ਦੇ _ਮੁਖ _ਅਤੇ _ਗਊਆਂ _ਦੀ ਪੂਜਾ _ਕਰੋਂ ਅਤੇ _ਪੂਜਾ ਲਈ 
ਜਿਥੇ _ਗਵਰਧਨ ਪਰਬਤ ਹੈ, _ਉਥੇ _ਜਾਓ ਕਿਉਂਕਿ ਗਊਆਂ ਦਾ ਦੁੱਧ ਪੀਈਦਾ ਹੈ, ਪਹਾੜ 
ਉਤੇ ਚੜ੍ਹੀਏ ਤਾਂ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ (ਬ੍ਰਾਹਮਣਾਂ) ਨੂੰ ਦਾਨ ਦੇਣ _ਨਾਲ 
ਇਸ ਲੋਕ ਵਿਚ ਯਸ਼ ਹੋਵੇਗਾ ਅਤੇ ਪਰਲੋਕ ਵਿਚ _ਜਾਣ ਤੇ ਇਥੇ ਦਿੱਤੇ ਹੋਏ ਦਾ ਫਲ 


ਖਾਵਾਂਗੇ।੩੪੧। 


੧੨0 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਹੀ ਭਗਵਾਨ ਕਹੀ ਪਿਤ ਸੋ ਇਕ ਬਾਤ ਸੁਨੋ ਤੁ ਕਹੋ ਮਮ ਤੋ ਸੋ। 
ਪੂਜਹੁ ਜਾਇ ਸਬੈ ਗਿਰਿ ਕੌ ਤੁਮ ਇੰਦ੍ਰ ਕਰੈ ਕੁਪਿ ਕਿਆ ਫੁਨਿ ਤੋਂ ਸੋ। 

ਮੋ ਸੋ ਸੁਪੂਤ ਭਯੋ ਤੁਮਰੇ ਗ੍ਰਿਹਿ ਮਾਰਿ ਡਰੋ ਮਘਵਾ ਸੈਗਿ ਝੋਸੋ। 

ਰਹਸਿ ਕਹੀ ਪਿਤ ਪਾਰਥ ਕੀ ਤਜਿ ਹੈ ਇਹ ਜਾ ਹਮਰੀ ਅਨ ਮੋ ਸੋ। ੩੪੨। 


ਤਾਤ ਕੀ ਬਾਤ ਜੁ ਨੰਦ ਸੁਨੀ ਸਭ ਬਾਤ ਭਲੀ ਸਿਰ ਊਪਰ ਬਾਧੀ। 

ਬਾਕੋ ਕੀ ਕੈ ਮੁਰਵੀ ਤਨ ਕੈ ਧਨੁ ਤੀਛਨ ਮਤ ਮਹਾ ਸਰ _ਸਾਧੀ। 

ਸੁਉਨਨ ਮੈ ਸੁਨਤਿਯੋ ਇਹ ਬਾਤ ਕਬੁਧਿ ਗੀ ਛੂਟਿ ਚਿਰੀ ਜਿਹ ਫਾਧੀ। 
ਮੋਹਿ ਕੀ ਬਾਰਿਦ ਹ੍ਹੈ ਕਰਿ ਗਿਆਨ ਨਿਵਾਰ ਦਈ ਉਮਡੀ ਜਨੁ _ਆਧੀ। ੩੪੩। 


ਨੰਦ ਬੁਲਾਇ ਕੈ ਗੋਪ ਲਏ ਹਰਿ ਆਇਸੁ ਮਾਨਿ ਸਿਰ ਊਪਰ _ਲੀਆ। 
ਪੂਜਹੁ ਗਊਅਨ ਅਉ ਮੁਖ ਬਿਪਨ ਭਈਅਨ ਸੋ ਇਹ ਆਇਸੁ _ਕੀਆ। 
ਫੇਰਿ ਕਹਿਯੋ ਹਮ ਤਉ ਕਹਿਯੋ ਤੋ ਸੋ ਗ੍ਯਾਨ ਭਲੋ ਮਨ ਮੈ ਸਮਝੀਆ। 
ਚਿਤ ਦਯੋ _ਸਭਨੋ ਹਮ ਸੋ _ਤਿਹੁ ਲੋਗਨ ਕੋ ਪਤਿ ਚਿਤਨ ਕੀਆ। ੩੪੪ 


ਗੋਪ ਚਲੇ ਉਠ ਕੈ ਗ੍ਰਿਹ ਕੋ ਬ੍ਰਿਜ ਕੇ ਪਤਿ ਕੋ ਫੁਨਿ ਆਇਸੁ ਪਾਈ। 
ਅਛਤ ਧੂਪ _ਪੰਚਾਮ੍ਰਿਤ ਦੀਪਕ ਪੂਜਨ ਕੀ ਸਭ _ਭਾਤਿ _ਬਨਾਈ। 

ਲੈ ਕੁਰਬੇ ਅਪਨੈ ਸਭ ਸੈਗਿ ਚਲੇ ਗਿਰਿ ਕੌ ਸਭ ਢੋਲ ਬਜਾਈ। 

ਨੰਦ ਚਲਿਯੋ ਜਸੁਧਾ _ਊ ਚਲੀ ਭਗਵਾਨ ਚਲੇ _ਮੁਸਲੀ ਸੰਗਿ ਭਾਈ। ੩੪੫। 


ਨੰਦ ਚਲਿਯੋ ਕੁਰਬੇ ਸੈਗਿ ਲੈ ਕਰਿ ਤੀਰ ਜਬੈ ਗਿਰਿ ਕੇ ਚਲਿ ਆਯੋ। 
ਗਊਅਨ _ਘਾਸ _ਚਰਾਇਤ ਸੋ ਬਹੁ _ਬ਼ਿਪਨ ਖੀਰ ਆਹਾਰ _ਖਵਾਯੋ। 

ਆਪ ਪਰੋਸਨ ਲਾਗ _ਜਦੁਪਤਿ ਗੋਪ ਸਭੈ ਮਨ ਮੈ ਸੁਖ ਪਾਯੋ। 

ਬਾਰ ਚੜਾਇ ਲਏ ਰਥ ਪੈ ਚਲ ਕੈ ਇਹ ਕਉਤਕ ਅਉਰ _ਬਨਾਯੋ। ੩੪੬। 


ਕਉਤਕ ਏਕ _ਬਿਚਾਰ _ਜਦੁਪਤਿ _ਸੂਰਤਿ ਏਕ ਧਰੀ ਗਿਰ _ਬਾਕੀ। 

ਸ੍ਰੰਗ ਬਨਾਇ ਧਰੀ ਨਗ ਕੈ ਕਬਿ ਸ੍ਯਾਮ ਕਹੈ ਜਹ ਗਮ੍ਯ ਨ ਕਾ _ਕੀ। 
ਭੋਜਨ ਪਾਤ ਪ੍ਰਤਛਿ ਕਿਧੋ ਵਹ ਬਾਤ ਲਖੀ ਨ ਪਰੈ ਕਛੁ ਵਾ ਕੀ। 

ਕਉਤਕ ਏਕ ਲਖੈ ਭਗਵਾਨ ਅਉ ਜੋ ਪਿਖਵੈ ਅਟਕੈ ਮਤਿ ਤਾ ਕੀ। ੩੪੭। 


ਕ੍ਰਿਸਨਾਵਤਾਰ ੧੨੧ 


ਤਦੋਂ ਸ੍ਰੀ ਕ੍ਰਿਸ਼ਨ ਨੇ ਪਿਤਾ ਨੂੰ ਕਿਹਾ -- (ਹੇ ਪਿਤਾ ਜੀ! ਜੇ) ਸੁਣੋਂ, ਤਾਂ ਮੈਂ ਤੁਹਾਨੂੰ 
ਇਕ ਗੱਲ _ਕਹਾਂ। ਤੁਸੀਂ ਸਾਰੇ ਜਾ ਕੇ ਗਵਰਧਨ _ਪਰਬਤ _ਦੀ ਪੂਜਾ _ਕਰੋ। _ਫਿਰ ਇੰਦਰ 
ਕੋੋਧ ਕਰਕੇ ਤੁਹਾਡਾ _ਕੀ _ਵਿਗਾੜੇਗਾ, _(ਮੈਂ ਵੇਖ _ਲਵਾਂਗਾ)। ਮੇਰੇ _ਵਰਗਾ _ ਸੁਪੁੱਤਰ ਤੁਹਾਡੇ 
ਘਰ ਹੋਇਆ ਹੈ, (ਤੁਸੀਂ ਫਿਰ ਇੰਦਰ ਤੋਂ ਡਰਦੇ ਹੋ), ਮੈਂ ਉਸ ਨੂੰ ਇਕੋ ਝਟਕੇ ਨਾਲ ਮਾਰ 
ਦਿਆਂਗਾ। ਹੇ ਪਿਤਾ ਜੀ! (ਮੈਂ ਤੁਹਾਨੂੰ) ਇੰਦਰ ਦੀ _ਭੇਦ-ਭਰੀ ਗੱਲ ਦਸੀ _ਹੈ। _ਉਹ ਮੇਰੀ 
ਆਨ ਮੌਨ ਕੇ ਸਾਡੀ ਥਾਂ ਨੂੰ ਹੀ ਛਡ ਜਾਏਗਾ।੩੪੨। 


ਲਿਆ। (ਕਾਨ੍ਹ ਨੇ) ਬੋਲਾਂ ਦੀ ਡੋਰੀ ਨਾਲ ਤਿਖੀ ਬੁੱਧੀ ਰੂਪੀ _ਧਨੁਸ਼ ਖਿਚ ਕੇ (ਭਾਵਾਂ ਦੇ) 
ਤਿਖੇ ਤੀਰ ਸਾਧੇ _ਹਨ। ਇਸ ਗੱਲ ਨੂੰ ਕੰਨਾਂ ਨਾਲ ਹੀ (ਨੰਦ ਦੀ) ਭਰਮਮਈ 
ਬੁੱਧੀ ਨਸ਼ਟ ਹੋ _ਗਈ ਹੈ ਜਿਵੇਂ ਫਸੀ ਹੋਈ ਚਿੜੀ ਛੁਟ ਜਾਂਦੀ 
ਨੇ) ਗਿਆਨ ਦਾ ਬਦਲ ਹੋਕੇ ਮੋਹ ਦੀ ਹਨੇਰੀ ਨੂੰ ਉਡਾ ਦਿੱਤਾ 
ਵਿਚ) _ਉਮਡੀ _ਸੀ।੩੪੩। 


ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਸਿਰ ਮੱਥੇ ਮੰਨ ਕੇ ਨੰਦ ਨੇ _ਗਵਾਲਿਆਂ ਨੂੰ ਬੁਲਾ 
ਲਿਆ। (ਫਿਰ ਸਾਰਿਆਂ) ਭਰਾਵਾਂ ਨੂੰ ਇਹ ਆਗਿਆ _ਕੀਤੀ ਕਿ _ਗਊਆਂ ਅਤੇ ਬ੍ਰਾਹਮਣਾਂ 
ਦੇ ਮੁਖ (ਦੀ ਭੋਜਨ ਦੁਆਰਾ) ਪੂਜਾ _ਕਰੋ। _ਫਿਰ _ਕਿਹਾ-- ਮੈਂ ਤੁਹਾਨੂੰ ਤਦ ਕਿਹਾ ਹੈ 
ਕਿਉਂਕਿ (ਪਹਿਲਾਂ) ਇਸ ਗਿਆਨ ਨੂੰ ਚੋਗੀ ਤਰ੍ਹਾਂ ਮਨ ਵਿਚ ਸਮਝ _ਲਿਆ ਹੈ (ਕਿ ਜਿਸ) 
ਨੇ ਸਾਨੂੰ ਸਾਰਿਆਂ ਨੂੰ ਚਿਤ (ਭਾਵ ਜੀਵਨ) ਦਿੱਤਾ ਹੈ, ਉਸ ਤਿੰਨ ਲੋਕਾਂ ਦੇ ਸੁਆਮੀ ਨੂੰ 
ਆਪਣੇ ਚਿਤ _ਵਿਚ ਵਸਾਇਆ _ ਹੈ।੩੪੪। 

ਫਿਰ ਬੂਜ ਦੇ ਸੁਆਮੀ (ਨੰਦ) ਦੀ ਆਗਿਆ ਪ੍ਰਾਪਤ _ਕਰ ਕੇ _ਗਵਾਲੇ ਉਠ ਕੇ 
ਘਰਾਂ ਨੂੰ _ਚਲੇ _ਗਏ। _ਚਾਵਲ, ਧੂਪ, _ਕੜਾਹ _ਅਤੇ _ਦੀਪਕ _ਆਦਿ ਪੂਜਾ _ਦੀ _ਸਭ _ਢੰਗ 
ਨਾਲ ਤਿਆਰੀ _ਕੀਤੀ। _ਸਾਰੇ ਆਪਣਿਆਂ ਪਰਿਵਾਰਾਂ ਨੂੰ ਨਾਲ ਲੈ ਕੇ ਅਤੇ ਢੋਲ ਵਜਾਉਂਦੇ 
ਹੋਏ ਪਰਬਤ _ਵਲ _ਚਲ _ਪਏ। ਨੰਦ ਚਲਿਆ, ਜਸੋਧਾ ਚਲੀ ਅਤੇ ਸ੍ਰੀ ਕ੍ਰਿਸ਼ਨ ਵੀ ਆਪਣੇ 
ਭਰਾ _ਬਲਰਾਮ _ ਨੂੰ _ਨਾਲ ਲੈ _ਕੇ _ਚਲ _ਪਏ।੩੪੫। 

ਪਰਿਵਾਰ ਨੂੰ ਨਾਲ ਲੈ ਕੇ ਨੰਦ ਜਦੋਂ ਚਲ _ਕੇ ਪਰਬਤ _ਦੇ ਕੋਲ ਆ ਗਿਆ। 
(ਉਥੇ) ਗਊਆਂ ਨੂੰ ਘਾਹ _ਚਰਾਇਆ ਅਤੇ _ਬਹੁਤ _ਸਾਰੇ ਬ੍ਰਾਹਮਣਾਂ ਨੂੰ ਖੀਰ _ਦਾ ਆਹਾਰ 
ਕਰਵਾਇਆ। _ ਸ੍ਰੀ ਕ੍ਰਿਸ਼ਨ ਆਪ (ਭੋਜਨ) ਪਰੋਸ _ਕੇ _ਦੇਣ ਲਗੇ ਜਿਸ ਕਰ ਕੇ ਸਾਰੇ 
ਗਵਾਲਿਆਂ ਨੇ _ਮਨ ਵਿਚ ਸੁਖ ਪ੍ਰਾਪਤ _ਕੀਤਾ। ਛੋਟੇ _ਬਾਲਕਾਂ ਨੂੰ ਰਥ _ਉਤੇ ਚੜ੍ਹਾ _ਲਿਆ 


ਅਤੇ ਜਨ _ਉਇਿਆ. ਪੰਗੇ ਰੇ ਤਕ: “ਰੀ “ਦਿੱਤੀ ੩੬ 


ਕੇ ਪਰਬਤ _ਦੀ ਚੋਟੀ ਉਤੇ ਧਰ ਦਿੱਤੀ ਜਿਥੇ ਕਿਸੇ ਦੀ ਪਹੁੰਚ ਨਹੀਂ _ਸੀ। _ਉਹ (ਸੂਰਤ) 

ਪ੍ਤੱਖ ਭੋਜਨ ਖਾਣ ਲਗੀ, ਪਰ _ਉਸ ਦੀ ਇਹ ਗੱਲ 

ਨੂੰ ਕੇਵਲ ਭਗਵਾਨ ਕ੍ਰਿਸ਼ਨ ਜਾਣਦੇ ਸਨ, ਹੋਰ ਜੋ (ਕੋਈ ਵੀ) ਵੇਖਦਾ ਸੀ, ਉਸ 
ਕੰਮ _ਨਹੀਂ ਕਰਦੀ _ਸੀ)।੩੪੭। 


੧੨੨ 


ਸੀ _ਦਸਮ-ਗ੍ਰੰਥ _ਸਾਹਿਬ 


ਤੌ ਭਗਵਾਨ ਤਬੈ ਹਸਿ ਕੈ ਸਮ ਅੰਮ੍ਰਿਤ ਬਾਤ ਤਿਨੈ ਸੈਗਿ ਭਾਖੀ। 
ਭੋਜਨ ਖਾਤ ਦਯੋ __ਹਮਰੋ _ਗਿਰਿ ਲੋਕ ਸਭੈ ਪਿਖਵੋ ਤੁਮ ਆਖੀ। 
ਹੋਇ ਰਹੇ ਬਿਸਮੈ ਸਭ ਗੋਪ ਸੁਨੀ ਹਰਿ ਕੇ ਮੁਖ ਤੇ ਜਬ ਸਾਖੀ। 
ਗਿਆਨ _ਜਨਾਵਰ ਕੀ ਲਈ ਬਾਜ ਹ੍ਹੈ ਗਵਾਰਨ ਕਾਨ੍ਹ ਦਈ ਜਬ _ਚਾਖੀ। ੩੪੮। 


ਅੰਜੁਲ ਜੋਰਿ ਸਭੈ ਬ੍ਰਿਜ ਕੇ ਜਨ ਕੋਟਿ ਪੁਨਾਮ ਕਰੈ ਹਰਿ ਆਗੇ। 
ਭੂਲ ਗਈ ਸਭ ਕੋ _ਮਘਵਾ ਸੁਧਿ ਕਾਨ੍ਹ ਹੀ ਕੇ ਰਸ ਭੀਤਰ ਪਾਗੇ। 
ਸੋਵਤ ਥੇ ਜੁ ਪਰੇ ਬਿਖ ਮੈ ਸਭ ਧ੍ਯਾਨ ਲਗੇ ਹਰਿ ਕੇ ਜਨ ਜਾਗੇ। 
ਅਉਰ ਗਈ ਸੁਧ ਭੂਲ ਸਭੋ ਇਕ ਕਾਨ੍ਹ ਹੀ ਕੇ ਰਸ ਮੈ ਅਨੁਰਾਗੇ। ੩੪੯। 


ਕਾਨ੍ਹ ਕਹੀ ਸਭ ਕੋ _ਹਸਿ ਕੇ ਮਿਲਿ ਧਾਮਿ ਚਲੋ ਜੋਊ ਹੈ ਹਰਤਾ ਅਘ। 

ਨੰਦ _ਚਲਿਯੋ _ਬਲਭਦੂ _ਚਲਿਯੋ _ਜਸੁਧਾ _ਊ ਚਲੀ ਨੰਦ ਲਾਲ _ਬਿਨਾਨਘ। 
ਪੂਜ ਜਬੈ ਇਨਹੂੰ ਨ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਘ। 

ਬੇਦਨ ਮਧ ਕਹੀ ਇਨਿ ਭੀਮ ਤੇ ਮਾਰਿ ਡਰਿਯੋ ਛਲ ਸੋ _ਪਤਵਾ ਮਘ। _੩੫0। 


ਭੂ ਸੁਤ ਸੋਲਰ ਕੈ ਜਿਨ ਹੂੰ ਨਵਸਾਤ ਛੁਡਾਇ ਲਈ ਬਰਮੰਕਾ। 
ਆਦਿ ਸਤਜੁਗ ਕੇ ਮੁਰ ਕੇ ਗੜ _ਤੋਰਿ ਦਏ ਸਭ ਜਿਉ ਕਚ_ਬੰਭਾ। 
ਹੈ ਕਰਤਾ ਸਭ ਹੀ ਜਗ ਕੋ ਅਰੁ ਦੇਵਨ ਹਾਰ ਇਹੀ ਜੁਗ ਸੰਭਾ। 
ਲੋਕਨ ਕੋ ਪਤਿ ਸੋ ਮਤਿ ਮੰਦ ਬਿਬਾਦ ਕਰੈ ਮਘਵਾ ਮਤਿ ਲੰਬਾ। ੩੫੧। 


ਗੋਪਨ ਸੋ _ਖਿਝ ਕੈ ਮਘਵਾ ਤਜਿ ਕੈ ਮਨਿ ਆਨੰਦ ਕੋਪ ਰਚੇ। 

ਸੈਗਿ ਮੇਘਨ ਜਾਇ ਕਹੀ ਬਰਖੋ ਬ੍ਰਿਜ ਪੈ ਰਸ ਬੀਰ ਹੀ ਮਧ ਗਚੇ। 
ਕਰੀਯੋ ਬਰਖਾ ਇਤਨੀ ਉਨ ਪੈ ਜਿਹ ਤੇ ਫੁਨਿ ਗੋਪ ਨ ਏਕ ਬਚੇ। 

ਸਭ _ਭੈਨਨ ਭ੍ਰਾਤਨ _ਤਾਤਨ _ਪਊਤ੍ੂਨ _ਤਊਅਨ _ਮਾਰਹੁ _ਸਾਥ _ਚਚੇ। _੩੫੨॥। 


ਆਇਸੁ ਮਾਨਿ ਪੁਰੰਦਰ ਕੋ _ਅਪਨੇ ਸਭ _ਮੇਘਨ _ਕਾਛ ਸੁ _ਕਾਛੇ। 
ਧਾਇ ਚਲੇ ਬ੍ਰਿਜ ਕੇ ਮਰਬੇ ਕਹੁ ਘੇਰਿ ਦਸੋ ਦਿਸ ਤੇ ਘਨ ਆਛੇ। 
ਕੋਪ ਭਰੇ ਅਰੁ ਬਾਰਿ ਭਰੇ ਬਧਬੇ ਕਉਂ ਚਲੇ ਚਰੀਆ ਜੋਊ ਬਾਛੇ। 
ਛਿਪੂ ਚਲੇ _ਕਰਬੇ ਨ੍ਰਿਪ ਕਾਰਜ ਛੋਡਿ ਚਲੇ _ਬਨਿਤਾ ਸੁਤ ਪਾਛੇ। ੩੫੩। 


ਦੈਤ ਸੈਖਾਸੁਰ ਕੇ ਮਰਬੇ ਕਹੁ ਰੂਪੁ ਧਰਿਯੋ ਜਲ ਮੈ ਜਿਨਿ ਮਛਾ। 
ਸਿੰਧੁ ਮਥਿਯੋ ਜਬ ਹੀ ਅਸੁਰਾਸੁਰ ਮੇਰੁ ਤਰੈ ਭਯੋ ਕਛਪ _ਹਛਾ। 
ਸੋ ਅਬ ਕਾਨ੍ਹ ਭਯੋ ਇਹ ਠਉਰਿ ਚਰਾਵਤ ਹੈ ਬ੍ਰਿਜ ਕੇ ਸਭ _ਬਛਾ। 
ਖੇਲ ਦਿਖਾਵਤ ਹੈ ਜਗ ਕੋ ਇਹ ਹੈ ਕਰਤਾ ਸਭ ਜੀਵਨ ਰਛਾ। ੩੫੪। 


ਕ੍ਰਿਸਨਾਵਤਾਰ ੧੨੩ 


ਤਦ ਫਿਰ ਸ੍ਰੀ ਕ੍ਰਿਸ਼ਨ ਨੇ ਹਸ ਕੇ ਉਨ੍ਹਾਂ (ਗਵਾਲਿਆਂ) ਕੋਲ ਅੰਮ੍ਰਿਤ ਜਿੰਨੇ ਮਿਠੇ 


ਬੋਲ _ਕਹੇ ਕਿ ਸਾਡਾ ਦਿੱਤਾ ਭੋਜਨ ਪਰਬਤ ਖਾ ਰਿਹਾ ਹੈ, ਸਾਰੇ ਲੋਕੋ! ਤੁਸੀਂ (ਆਪਣੀਆਂ) 
ਅੱਖਾਂ ਨਾਲ ਵੇਖ ਲਵੋ। ਜਦੋਂ ਸ੍ਰੀ ਕ੍ਰਿਸ਼ਨ ਦੇ ਮੁਖ ਤੋਂ ਇਹ ਸਾਖੀ ਸੁਣੀ ਤਾਂ ਸਾਰੇ _ਗਵਾਲੇ 
ਹੈਰਾਨ ਹੋ ਰਹੇ। ਜਦੋਂ ਕਾਨ੍ਹ ਨੇ (ਉਨ੍ਹਾਂ ਨੂੰ ਦੈਵੀ) ਦ੍ਰਿਸ਼ਟੀ ਪ੍ਰਦਾਨ ਕਰ ਦਿੱਤੀ ਤਾਂ ਉਨ੍ਹਾਂ 
ਗਵਾਲਿਆਂ _ਨੇ _ ਬਾਜ਼ _ਬਣ _ਕੇ _ਗਿਆਨ _ਦੇ ਜਾਨਵਰ _ਨੂੰ _(ਦਬੋਚ) _ਲਿਆ।੩੪੮। 
ਬੂਜ-ਭੂਮੀ ਦੇ ਸਾਰੇ ਲੋਕ ਹੱਥ ਜੋੜ ਕੇ ਸ੍ਰੀ ਕ੍ਰਿਸ਼ਨ ਅਗੇ ਕਰੋੜਾਂ _ਵਾਰ ਪ੍ਰਣਾਮ 
ਕਰਨ _ਲਗੇ। _ਸਾਰਿਆਂ ਨੂੰ ਇੰਦਰ ਦੀ ਸੁਧ ਭੁਲ ਗਈ ਅਤੇ ਕ੍ਰਿਸ਼ਨ ਦੇ ਰਸ ਵਿਚ ਹੀ 
ਮਾਇਆ ਰੂਪੀ ਵਿਸ਼ ਨੀਂਦਰ ਵਿਚ ਸੁਤੇ ਹੋਏ ਸਨ, ਮਾਨੋ ਸ੍ਰੀ ਕ੍ਰਿਸ਼ਨ 
ਲਗਣ ਨਾਲ ਜਾਗ ਹੋਰ ਸਾਰੀ ਸੁਧ 


ਹੋ 
ਵਾਲੇ, ਕ੍ਰਿਸ਼ਨ ਨੇ ਸਭ ਨੂੰ ਹਸ ਕੇ ਕਿਹਾ ਕਿ (ਸਭ) 
ਮਿਲ ਕੇ ਘਰਾਂ ਨੂੰ ਚਲੋ। ਨੰਦ ਚਲ ਪਿਆ, _ਬਲਰਾਮ _ਚਲ ਪਿਆ ਅਤੇ _ਜਸੋਧਾ _ਵੀ _ਚਲ 
ਪਈ ਅਤੇ ਪਾਪਾਂ_ ਤੋਂ ਮੁਕਤ ਸ੍ਰੀ ਕ੍ਰਿਸ਼ਨ ਵੀ ਚਲ _ਪਿਆ। ਜਦੋਂ ਇਨ੍ਹਾਂ ਨੇ (ਇੰਦਰ ਦੀ) 
ਪੂਜਾ ਨ ਕੀਤੀ ਤਦੋਂ _ਬਜੂ-ਧਾਰੀ ਇੰਦਰ ਇਨ੍ਹਾਂ ਉਤੇ ਗੁੱਸੇ ਹੋ __ਗਿਆ। ਇਹ ਗੱਲ ਵੇਦਾਂ 
(ਪੁਰਾਤਨ ਗ੍ਰੰਥਾਂ) ਵਿਚ ਕਹੀ ਹੋਈ ਹੈ ਕਿ ਇਸ (ਸ੍ਰੀ ਕ੍ਰਿਸ਼ਨ ਨੇ) ਸੈਕੇਤ ਕਰ ਕੇ ਛਲ 
ਤੋਂ _ਜਰਾਸੰਧ _ ਨੂੰ ਮਰਵਾ _ ਦਿੱਤਾ _ਸੀ।੩੫0। 

ਨੇ _ਭੂਮਾਸੁਰ ਨਾਲ ਲੜਾਈ _ਕਰ ਕੇ (ਉਸ ਤੋਂ) ਸੋਲ੍ਹਾਂ ਹਜ਼ਾਰ ਇਸਤਰੀਆਂ 
ਛੁੜਵਾ _ਲਿਆਉਂਦੀਆਂ _ਸਨ; _ ਜਿਸਨੇ _ ਆਦਿ _ਸੱਤ-ਯੂਗ _ਵਿਚ _ਮੁਰ ਦੈਂਤ ਦੇ ਸਾਰੇ ਗੜ੍ਹ 
ਕਚ _ਦੀਆਂ ਵੰਗਾਂ ਵਾਂਗ _ਤੋੜ ਦਿੱਤੇ ਸਨ; ਜੋ ਸਾਰੇ ਜਗ _ਦਾ ਕਰਤਾ ਅਤੇ ਸਾਰਿਆਂ ਯੁਗਾਂ 
ਵਿਚ ਦੇਣ ਵਾਲਾ ਹੈ; (ਜੋ) ਲੋਕਾਂ ਦਾ ਸੁਆਮੀ ਹੈ, (ਉਸ ਨਾਲ) ਭੁਸ਼ਟ ਬੁੱਧੀ ਵਾਲਾ ਅਤੇ 
ਹੰਕਾਰ _ਵਿਚ _(ਅੰਨ੍ਹਾ ਹੋਇਆ) _ ਇੰਦਰ _ ਵਿਵਾਦ _ਖੜਾ __ ਕਰਨ _ ਲਗਾ __ ਹੈ।੩੫੧। 


ਦੀ 
ਬਦਲਾਂ ਦੇ ਸਮੂਹ ਨੂੰ ਜਾ ਕੇ (ਇਹ ਗੱਲ) ਕਹੀ 


ਭਰ ਗਿਆ ਅਤੇ ਨੂੰ ਕਿ 
ਗੜੂਚ ਹੋਕੇ ਬੂਜ-ਭੂਮੀ _ਉਤੇ _ਬਰਖਾ _ਕਰੋ। ਉਨ੍ਹਾਂ _(ਗਵਾਲਿਆਂ) _ਉਤੇ ਇਤਨੀ _ਬਰਖਾ 
ਕਰੋ ਜਿਸ ਕਰ ਕੇ ਫਿਰ ਇਕ _ਗਵਾਲਾ ਵੀ ਨ ਬਚ ਸਕੇ। ਸਭ ਨੂੰ ਭੈਣਾਂ, ਭਰਾਵਾਂ, ਪੁੰਤਰਾਂ 
ਪੋਤਰਿਆਂ, ਤਾਇਆਂ _ ਅਤੇ _ਚਾਚਿਆਂ _ ਸਮੇਤ ਮਾਰ _ ਦਿਓ।੩੫੨। 

ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ ਆਪਣੇ _ਲਕ ਬੰਨ੍ਹ _ਲਏ। _ਬੂਜ- 
ਨੂੰ ਮਾਰਨ ਲਈ (ਸਾਰਿਆਂ _ਬਦਲਾਂ ਨੇ) ਧਾਵਾ ਬੋਲ ਦਿੱਤਾ ਅਤੇ ਦਸਾਂ ਦਿਸ਼ਾਵਾਂ ਤੋਂ 
ਤਰ੍ਹਾਂ ਘੇਰਾ _ਪਾ _ਲਿਆ। ਕ੍ਰੋਧ ਅਤੇ ਜਲ _('ਬਾਰਿ”) ਨਾਲ ਭਰੇ ਹੋਏ ਵੌਛਿਆਂ ਨੂੰ 
ਚਰਾਉਣ _ਵਾਲੇ _(ਗਵਾਲਿਆਂ) ਨੂੰ ਮਾਰਨ ਲਈ _ਚਲ _ਪਏ। ਰਾਜੇ ਇੰਦਰ ਦਾ ਕੰਮ _ਕਰਨ 
ਅਤੇ ਇਸਤਰੀਆਂ ਨੂੰ ਪਿਛੇ _ਛਡ ਕੇ, ਤੁਰਤ ਚਲ _ਪਏ।੩੫੩। 


ਅਤੇ _ਦੈੱਤਾਂ ਦੁਆਰਾ ਸਮੁੰਦਰ _ਰਿੜਕਣ ਵੇਲੇ _ਮੇਰੁ _ਪਰਬਤ _ਰੂਪ 

ਕਛੂ ਕੇ ਚੰਗੀ ਤਰ੍ਹਾਂ _(ਕਾਰਜ _ਕੀਤਾ ਸੀ); ਓਹੀ ਹੁਣ ਇਥੇ ਕਾਨ੍ਹ 
ਬ੍ਰਜ ਦੇ ਸਾਰੇ ਵੌਛਿਆਂ ਨੂੰ ਚਰਾਉਂਦਾ ਹੈ। (ਜੋ ਇਸ ਤਰ੍ਹਾਂ ਦੀਆਂ) 

ਵਿਖਾ ਰਿਹਾ ਹੈ, ਇਹੋ ਸਾਰੇ _ਜੀਵਾਂ ਦੀ ਰਖਿਆ _ਕਰਨ _ਵਾਲਾ _ਹੈ।੩੫੪। 


੧੨੪ 


ਸੀ _ਦਸਮ-ਗ੍ਰੰਥ _ਸਾਹਿਬ 


ਆਇਸ ਮਾਨਿ ਸਭੈ ਮਘਵਾ ਹਰਿ ਕੇ ਪੁਰ ਘੇਰਿ ਘਨੇ ਘਨ ਗਾਜੈ। 
ਦਾਮਿਨਿ ਜਿਉ ਗਰਜੈ ਜਨੁ _ਰਾਮ ਕੇ ਸਾਮੁਹਿ ਰਾਵਨ ਦੈਦਭਿ ਬਾਜੈ। 
ਸੋ ਧੁਨਿ ਸੁਉਨਨ ਮੈ ਸੁਨਿ ਗੋਪ ਦਸੋ ਦਿਸ ਕੋ ਡਰ ਕੈ ਉਠਿ ਭਾਜੈ। 
ਆਇ ਪਰੇ ਹਰਿ ਕੇ ਸਭ ਪਾਇਨ ਆਪਨ ਜੀਵ ਸਹਾਇਕ ਕਾਜੈ। ੩੫੫। 


ਮੇਘਨ ਕੋ ਡਰ ਕੈ ਹਰਿ ਸਾਮੁਹਿ ਗੋਪ ਪੁਕਾਰਤ ਹੈ ਦੁਖੁ ਮਾਝਾ। 

ਰਛ ਕਰੋਂ ਹਮਰੀ ਕਰੁਨਾਨਿਧਿ ਬ੍ਰਿਸਟ ਭਈ ਦਿਨ ਅਉ ਸਤ ਸਾਝਾ। 

ਏਕ ਬਚੀ ਨ ਗਊ ਪੁਰ ਕੀ ਮਰਗੀ ਦੁਧਰੀ ਬਛਰੇ ਅਰੁ _ਬਾਝਾ। 

ਅਗੂਜ _ਸ੍ਯਾਮ ਕੇ _ਰੋਵਤ ਇਉਂ ਜਿਮ ਹੀਰ ਬਿਨਾ ਪਿਖਏ ਪਤਿ _ਰਾਝਾ। ੩੫੬। 


ਕਾ/ਥਤੁ 
ਕਾਲੀ ਨਾਥ _ਕੇਸੀ ਰਿਪੁ ਕਉਲ ਨੈਨ ਕਉਲ ਨਾਭਿ 
ਕਮਲਾ ਕੇ ਪਤਿ ਇਹ _ਬਿਨਤੀ ਸੁਨੀਜੀਯੈ। 
ਕਾਮ ਰੂਪ ਕੰਸ ਕੇ ਪ੍ਰਹਾਰੀ ਕਾਜਕਾਰੀ ਪ੍ਰਭ 
ਕਾਮਿਨੀ ਕੇ ਕਾਮ ਕੇ _ਨਿਵਾਰੀ ਕਾਮ _ਕੀਜੀਯੈ। 
ਕਉਲਾਸਨ ਪਤਿ ਕੁੰਭਕਾਨ ਕੇ ਮਰਈਯਾ 
ਕਾਲਨੇਮਿ ਕੇ ਬਧਈਯਾ ਐਸੀ ਕੀਜੈ ਜਾ ਤੇ ਜੀਜੀਯੈ। 
ਕਾਰਮਾ ਹਰਨ ਕਾਜ ਸਾਧਨ ਕਰਤ ਤੁਮ 
ਕ੍ਰਿਪਾ ਨਿਧਿ _ਦਾਸਨ _ਅਰਜ ਸੁਨਿ _ਲੀਜੀਯੈ। _੩੫੭। 
ਹਾਵੀੰਲ” 
ਬੂਦਨ ਤੀਰਨ ਸੀ ਸਭ ਹੀ ਕੁਪ ਕੈ ਬ੍ਰਿਜ ਕੇ ਪੁਰ ਪੈ ਜਬ ਪਈਯਾ। 
ਸੋਊ ਸਹੀ ਨ ਗਈ ਕਿਹ ਪੈ ਸਭ ਧਾਮਨ ਬੇਧਿ ਧਰਾ ਲਗਿ ਗਈਯਾ। 
ਸੋ_ਪਿਖਿ ਗੋਪਨ ਨੈਨਨ ਸੋ _ਬਿਨਤੀ ਹਰਿ ਕੇ ਅਗੂਆ _ਪਹੁਚਈਯਾ। 
ਕੋਪ ਭਰਿਯੋ ਹਮ ਪੈ ਮਘਵਾ ਹਮਰੀ ਤੁਮ ਰਛ ਕਰੋ ਉਠਿ ਸਈਯਾ। ੩੫੮। 


ਦੀਸਤ ਹੈ ਨ ਕਹੂੰ _ਅਰਣੌਦਿਤ ਘੇਰਿ ਦਸੋ ਦਿਸ ਤੇ ਘਨ ਆਵੈ। 
ਕੋਪ ਭਰੇ ਜਨੁ _ਕੇਹਰਿ _ਗਾਜਤ _ਦਾਮਿਨਿ ਦਾਤ _ਨਿਕਾਸਿ _ਡਰਾਵੈ। 
ਗੋਪਨ ਜਾਇ ਕਰੀ ਬਿਨਤੀ ਹਰਿ ਪੈ ਸੁਨੀਯੈ ਹਰਿ ਜੋ ਤੁਮ ਭਾਵੈ। 
ਸਿੰਘ ਕੇ ਦੇਖਤ ਸਿੰਘਨ ਸ੍ਯਾਰ ਕਹੈ ਕੁਪ ਕੈ ਜਮ ਲੋਕ ਪਠਾਵੈ। ੩੫੯। 


ਕੋਪ ਭਰੇ ਹਮਰੇ ਪੁਰ ਮੈ ਬਹੁ ਮੇਘਨ ਕੇ ਇਹ ਠਾਟ ਠਟੇ। 
ਜਿਹ ਕੋ ਗਜ ਬਾਹਨ ਲੋਕ ਕਹੈ ਜਿਨਿ ਪਬਨ ਕੇ ਪਰ ਕੋਪ ਕਟੇ। 


ਕ੍ਰਿਸਨਾਵਤਾਰ ੧੨੫ 


ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ _ਬੂਜ-ਭੂਮੀ ਨੂੰ ਘੇਰਾ ਪਾ ਲਿਆ 
ਅਤੇ ਘੇਰ _ਕੇ (ਸਾਰੇ) ਬਦਲ ਜ਼ੋਰ ਨਾਲ ਗੱਜਣ _ਲਗੇ। ਬਿਜਲੀ ਇਸ ਤਰ੍ਹਾਂ 
ਸੀ, ਮਾਨੋ ਰਾਮ ਦੇ ਸਾਹਮਣੇ ਰਾਵਣ ਦੇ ਧੌਂਸੇ ਗੁਰੰਜ ਰਹੇ _ਹੋਣ। ਉਸ 


ਵਾਸਤੇ 
(ਪ੍ਰਾਰਥਨਾ ਕਰਨ _ਲਗੇਂ)।੩੫੫। 
ਬਦਲਾਂ ਦੇ ਡਰ ਕਰ ਕੇ ਦੁਖਾਂ ਵਿਚ ਗੂਸੇ ਹੋਏ ਗਵਾਲੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ 


ਘ 


ਕੰਮ ਕਰੋਂ। ਹੇ ਬ੍ਰਹਮਾ ਦੇ ਸੁਆਮੀ! ਹੇ ਕੁੰਭਕਰਨ ਨੂੰ ਮਾਰਨ ਵਾਲੇ! ਹੇ ਕਾਲ-ਨੇਮ ਨੂੰ ਕਤਲ 
ਕਰਨ ਵਾਲੇ! (ਕੋਈ) ਅਜਿਹੀ (ਜੁਗਤ) ਕਰੋ, ਜਿਸ ਕਰ ਕੇ (ਅਸੀਂ) ਜੀ ਸਕੀਏ। ਹੇ 
ਕਲੰਕ ਨੂੰ ਦੂਰ _ਕਰਨ ਵਾਲੇ! ਤੁਸੀਂ (ਸਾਰਿਆਂ) ਕੰਮਾਂ ਦੇ ਸਾਧਕ ਹੋ। (ਇਸ ਲਈ) ਹੇ 
ਕ੍ਰਿਪਾ-ਨਿਧਾਨ _ (ਅਸਾਂ) _ਦਾਸਾਂ _ਦੀ _ ਬੇਨਤੀ _ ਨੂੰ ਸੁਣ _ਲਵੋ।੩੫੭। 


ਗਈਆਂ, ਉਨ੍ਹਾਂ (ਬੂੰਦਾਂ) ਨੂੰ _ਔਖਾਂ ਨਾਲ ਵੇਖ _ਕੇ _ਗਵਾਲਿਆਂ ਨੇ ਸ੍ਰੀ ਕ੍ਰਿਸ਼ਨ ਪਾਸ ਪਹੁੰਚ 


=ਰ ਣ ਤੇ 


ਕੇ ਸਾਡੀ _ਰਖਿਆ _ ਕਰੋ।੩੫੮। 
ਘੇਰਾ ਪਾ ਕੇ ਆ ਗਏ ਹਨ। ਕ੍ਰੋਧ ਨਾਲ ਭਰੇ ਹੋਏ ਮਾਨੋ ਸ਼ੇਰ ਵਾਂਗ _ਗਜਦੇ ਹੋਣ ਅਤੇ 
ਬਿਜਲੀ ਰੂਪ ਦੰਦ ਕਢ ਕੇ ਵਿਖਾਉਂਦੇ _ਹੋਣ। _ਗਵਾਲਿਆਂ ਨੇ ਕ੍ਰਿਸ਼ਨ ਕੋਲ ਜਾ ਕੇ ਬੇਨਤੀ 
ਕੀਤੀ, ਹੇ ਪ੍ਰਭੂ! (ਸਾਡੀ ਬੇਨਤੀ) ਸੁਣ ਲਵੋ (ਅਤੇ ਫਿਰ ਓਹੀ _ਕਰਿਓ) ਜੋ ਤੁਹਾਨੂੰ ਚੰਗਾ 
ਲਗੇ। (ਤੁਹਾਡੇ ਹੁੰਦਿਆਂ ਇਹ _ਗੱਲ ਹੋਈ ਜਿਵੇਂ) ਸ਼ੇਰ _ਦੇ ਵੇਖਦਿਆਂ _ਸ਼ੇਰਨੀ ਨੂੰ _ਗਿਦੜ 
ਕਰੋਧ ਨਾਲ ਕਹੇ _ਕਿ (ਮੈਂ ਤੈਨੂੰ) _ਯਮਲੋਕ _ਭੇਜ _ਦਿਆੰਗਾ।੩੫੯। 

(ਇੰਦਰ ਨੇ) ਕ੍ਰੋਧ ਨਾਲ ਭਰ ਕੇ, ਸਾਡੇ ਨਗਰ _ਉਤੇ ਬਹੁਤ ਸਾਰੇ _ਬਦਲਾਂ ਦਾ ਘੇਰਾ 
ਪਾ ਦਿੱਤਾ ਹੈ। ਜਿਸ (ਇੰਦਰ) ਦੇ ਵਾਹਨ ਨੂੰ ਲੋਕ ਹਾਥੀ ਕਹਿੰਦੇ ਹਨ ਅਤੇ ਜਿਸ ਨੇ 
ਕਰੋਧ ਕਰ ਕੇ ਪਰਬਤਾਂ ਦੇ ਖੰਭ _ਕਟ ਦਿੱਤੇ ਸਨ। (ਹੇ ਸ੍ਰੀ ਕ੍ਰਿਸ਼ਨ!) ਤੁਸੀਂ ਹੀ ਸਾਰੇ ਸੰਸਾਰ 


੧੨੬ 


ਸੀ _ਦਸਮ-ਗ੍ਰੰਥ _ਸਾਹਿਬ 


ਤੁਮ ਹੋ ਕਰਤਾ ਸਭ ਹੀ ਜਗ ਕੇ ਤੁਮ ਹੀ ਸਿਰ ਰਾਵਨ ਕਾਟਿ ਸਟੇ। 
ਤੁਮ ਸਿਯੋ ਫੁਨਿ ਦੇਖਿਤ ਗੋਪਨ ਕੋ ਘਨ ਘੋਰਿ ਡਰਾਵਤ ਕੋਪ ਲਟੇ। ੩੬0। 


ਕਾਨ੍ਹ ਬਡੋਂ ਸੁਨਿ ਲੋਕ ਤੁਮੈ ਫੁਨਿ ਜਾਮ ਸੁ ਜਾਪ ਕਰੈ ਤੁਹ ਆਣਠੋ। 
ਨੀਰ _ਹੁਤਾਸਨ ਭੂਮਿ ਧਰਾਧਰ ਥਾਪਿ ਕਰਿਯੋ ਤੁਮ ਹੀ ਪ੍ਰਭ _ਕਾਠੋ। 
ਬੇਦ ਦਏ ਕਰ ਕੈ ਤੁਮ ਹੀ ਜਗ ਮੈ ਛਿਨ ਤਾਤ ਭਯੋ ਜਬ _ਘਾਠੋ। 
ਸਿੰਧੁ ਮਥਿਯੋ ਤੁਮ ਹੀ ਤ੍ਰੀਯ ਹੂੈ ਕਰਿ ਦੀਨ ਸੁਰਾਸੁਰ ਅਮਿਤ ਬਾਟੋ। ੩੬੧। 


ਗੋਪਨ ਫੇਰਿ ਕਹੀ ਮੁਖਤੇ ਬਿਨੁ ਤੈ ਹਮਰੋ ਕੋਊ ਅਉਰ ਨ ਆਡਾ। 
ਮੇਘਨ ਮਾਰਿ ਬਿਥਾਰ ਡਰੋਂ _ਕੁਪਿ ਬਾਲਕ ਮੂਰਤਿ ਜਿਉ ਤੁਮ ਗਾਡਾ। 
ਮੇਘਨ ਕੋ _ਪਿਖਿ ਰੂਪ ਭਭਯਾਨਕ ਬਹੁਤੁ ਡਰੈ ਫੁਨਿ ਜੀਉ ਅਸਾਡਾ। 
ਕਾਨ੍ਹ _ਅਬੈ ਪੁਸਤੀਨ ਹ੍ਹੈ ਆਪ _ਉਤਾਰ ਡਰੋਂ _ਸਭ _ਗੋਪਨ _ਜਾਡਾ। ੩੬੨। 


ਆਇਸੁ ਪਾਇ ਪੁਰੰਦਰ ਕੋ _ਘਨਘੋਰ ਘਟਾ ਚਹੂੰ ਓਰ ਤੇ ਆਵੈ। 
ਕੈ ਕਰ ਕ੍ਰਧ ਕਿਧੋ ਮਨ ਮਧਿ ਬ੍ਰਿਜ ਊਪਰ ਆਨ ਕੈ ਬਹੁ ਬਲ ਪਾਵੈ। 
ਅਉ ਅਤਿ ਹੀ ਚਪਲਾ ਚਮਕੈ ਬਹੁ ਬੂੰਦਨ _ਤੀਰਨ ਸੀ _ਬਰਖਾਵੈ। 
ਗੋਪ ਕਹੈ ਹਮ ਤੇ ਭਈ ਚੂਕ ਸੁ ਯਾ ਤੇ ਹਮੈਂ ਗਰਜੈ ਔ ਡਰਾਵੈ। ੩੬੩। 


ਆਜ ਭਯੋ _ਉਤਪਾਤ ਬਡੋ ਡਰੁ _ਸਮਾਨਿ ਸਭੈ ਹਰਿ ਪਾਸ ਪੁਕਾਰੇ। 
ਕੋਪ ਕਰਿਯੋ ਹਮ ਪੈ ਮਘਵਾ ਤਿਹ ਤੇ ਬ੍ਰਿਜ ਪੈ ਬਰਖੇ ਘਨ ਭਾਰੇ। 
ਭਛਿ ਭਖਿਯੋ ਇਹ ਕੋ ਤੁਮ ਹੂ ਤਿਹ ਤੇ ਬ੍ਰਿਜ ਕੇ ਜਨ ਕੋਪਿ ਸੰਘਾਰੇ। 
ਰਛਕ ਹੋ ਸਭ ਹੀ ਜਗ ਕੇ ਤੁਮ ਰਛ ਕਰੋ ਹਮਰੀ ਰਖਵਾਰੇ। ੩੬੪। 


ਹੋਇ ਕ੍ਰਿਪਾਲ ਅਬੈ ਭਗਵਾਨ ਕ੍ਰਿਪਾ ਕਰਿ ਕੈ ਇਨ ਕੋ ਤੁਮ ਕਾਢੋ। 
ਕੋਪ ਕਰਿਯੋ ਹਮ ਪੈ ਮਘਵਾ ਦਿਨ ਸਾਤ ਇਹਾ ਬਰਖਿਯੋ ਘਨ ਗਾਢੋ। 
ਭੁਾਤ ਬਲੀ ਇਨਿ ਰਛਨ ਕੋ ਤਬ ਹੀ ਕਰਿ ਕੋਪ ਭਯੋ ਉਠਿ ਠਾਢੋਂ। 
ਜੀਵ ਗਯੋ ਘਟ ਮੇਘਨ ਕੋ ਸਭ _ਗੋਪਨ ਕੇ ਮਨ ਆਨੰਦ ਬਾਢੋ। ੩੬੫। 


ਗੋਪਨ ਕੀ ਸੁਨ ਕੈ ਬਿਨਤੀ ਹਰਿ ਗੋਪ ਸਭੈ ਅਪਨੇ ਕਰਿ _ਜਾਣੇ। 
ਮੇਘਨ ਕੇ _ਬਧਬੇ ਕਹੁ ਕਾਨ੍ਹ ਚਲਿਯੋ ਉਠਿ ਕੈ ਕਰਤਾ ਜੋਊ ਤਾਣੇ। 
ਤਾ ਛਬਿ ਕੇ ਜਸ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਣੇ। 


ਇਉ ਚਲ ਗਯੋ ਜਿਮ ਸਿੰਘ ਮ੍ਰਿਗੀ ਪਿਖਿ ਆਇ ਹੈ ਜਾਨ ਕਿਧੋ_ਮੂਹਿ ਡਾਣੇ। ੩੬੬। 


ਕ੍ਰਿਸਨਾਵਤਾਰ ੧੨੭ 


ਦੇ ਕਰਤਾ ਹੋ, ਤੁਸੀਂ ਹੀ (ਰਾਮ ਰੂਪ ਵਿਚ) ਰਾਵਣ ਦੇ ਸਿਰ ਕਟੇ ਤੁ 
ਵਰਗੇ (ਸਰਬ ਸਮਰਥ ਦੇ) ਵੇਖਦੇ ਹੋਇਆਂ ਕ੍ਰੋਧ ਨਾਲ ਭਰੇ _ਹੋਏ ਕਾਲੇ ਬਦਲ _ਗਵਾਲਿਆਂ 
ਨੂੰ _ਡਰਾਉ'ਦੇ _ਹਨ।੩੬0। 

ਹੇ ਸੂਰੀ ਕ੍ਰਿਸ਼ਨ! ਸੁਣੋ, (ਤੁਸੀਂ) ਵੱਡੇ ਹੋ। ਔਠੇ ਪਹਿਰ ਲੋਕੀਂ ਤੁਹਾਡਾ 
ਹਨ। ਜਲ, ਅਗਨੀ, ਧਰਤੀ ਅਤੇ ਪਰਬਤਾਂ ਦੀ ਸਥਾਪਨਾ ਕਰ ਕੇ ਤੁਸੀਂ ਹੀ, ਪ੍ਰਭੂ! 


(ਖਲ੍ਹ _ਦਾ _ਬਣਿਆ ) ਹੋ ਕੇ ਸਾਰਿਆਂ ਦੁ 
'ਦਿਓ।੩੬੨। 

ਇੰਦਰ ਦੀ ਆਗਿਆ ਪ੍ਰਾਪਤ _ਕਰ _ਕੇ _ਬਦਲਾਂ _ਦੀ _ਕਾਲੀ _ਘਟਾ ਚੌਹਾਂ _ਪਾਸਿਆਂ 
ਤੋਂ ਘਿਰੀ ਆਉਂਦੀ ਹੈ। ਮਨ ਵਿਚ ਕ੍ਰੋਧ ਕਰ ਕੇ ਬ੍ਜ-ਭੂਮੀ ਉਤੇ ਆ ਕੇ ਬਹੁਤ _ਬਲ 
ਪ੍ਰਦਰਸ਼ਨ _ਕਰਦੇ _ਹਨ। _ਬਿਜਲੀ _ਬਹੁਤ ਚਮਕਦੀ ਹੈ _ਅਤੇ _ਬਹੁਤ _ ਬੂੰਦਾਂ ਰੂਪੀ _ਤੀਰਾਂ _ਦੀ 
ਬਰਖਾ ਕਰਦੇ _ਹਨ। _ਗਵਾਲੇ ਕਹਿੰਦੇ ਹਨ ਕਿ ਸਾਡੇ ਤੋਂ ਕੋਈ ਭੁਲ ਹੋ ਗਈ ਹੈ, ਇਸੇ 
ਕਰ _ਕੇ ਸਾਨੂੰ ਗੱਜ _ਕੇ _ਡਰਾਉਂਦੇ _ਹਨ।੩੬੩। 

ਅਜ ਬਹੁਤ _ਉਪਦੁਵ ਹੋਇਆ ਹੈ, (ਜਿਸ ਦਾ) ਡਰ ਮੌਨ ਕੇ ਸਾਰੇ ਗਵਾਲ ਸ੍ਰੀ 
ਕ੍ਰਿਸ਼ਨ ਪਾਸ _ਪੁਕਾਰ _ਕਰ _ਰਹੇ _ਹਨ। ਸਾਡੇ ਉਤੇ ਇੰਦਰ ਨੇ ਕ੍ਰੋਧ ਕੀਤਾ ਹੈ, ਇਸੇ _ਕਰ 
ਕੇ ਬੂਜ ਉਤੇ ਬਦਲ _ਬਹੁਤ ਬਰਖਾ ਕਰਦੇ _ਹਨ। (ਹੇ ਕਾਨ੍ਹ!) ਤੁਸੀਂ ਇਸ ਦਾ ਭੋਜਨ ਖਾ 


ਲਿਆ ਹੈ, ਇਸ ਲਈ ਕ੍ਰੋਧ ਕਰ ਕੇ ਬੂਜ ਦੇ ਲੋਕਾਂ ਨੂੰ ਮਾਰ ਦੇਣਾ ਚਾਹੁੰਦਾ ਹੈ। ਹੇ ਰਖਿਆ 
ਕਰਨ _ਵਾਲੇ! ਤੁਸੀਂ _ਸਾਰੇ _ਜਗਤ ਦੇ _ਰਖਿਅਕ ਹੋ, ਸਾਡੀ _ਵੀ _ਰਖਿਆ _ ਕਰੋ।੩੬੪। 

ਹੇ ਭਗਵਾਨ! ਹੁਣ ਕ੍ਰਿਪਾਲੂ ਹੋਵੋ ਅਤੇ ਕ੍ਰਿਪਾ ਕਰ ਕੇ ਇਨ੍ਹਾਂ _(ਬਦਲਾਂ) ਨੂੰ ਤੁਸੀਂ 
(ਬੂਜ-ਭੂਮੀ ਵਿਚੋਂ) ਬਾਹਰ ਕਢ _ਦਿਓ। ਸਾਡੇ ਉਤੇ ਇੰਦਰ ਨੇ ਕ੍ਰੋਧ ਕੀਤਾ ਹੈ, ਇਸ ਲਈ 
ਇਥੇ _ਸੌਤ _ਦਿਨ ਬਹੁਤ _ਬਰਖਾ _ਹੋਈ _ਹੈ। _ਬਲਰਾਮ _ਭਰਾਤਾ ਇਨ੍ਹਾਂ _(ਗਵਾਲਿਆਂ) ਦੀ 
ਰਖਿਆ _ਲਈ ਕ੍ਰੋਧਵਾਨ ਹੋਕੇ ਤੁਰਤ ਉਠ _ਖੜੋਤਾ। (ਫਲਸਰੂਪ) _ਬਦਲਾਂ _ਦਾ _ਜੀਉ ਘਟ 
ਗਿਆ ਅਤੇ ਸਾਰੇ _ਗਵਾਲਿਆਂ _ਦੇ _ਮਨ ਵਿਚ ਆਨੰਦ _ਵਧ _ ਗਿਆ।੩੬੫। 

ਗਵਾਲਿਆਂ _ਦੀ _ਬੇਨਤੀ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਸਾਰੇ _ਗਵਾਲਿਆਂ ਨੂੰ ਆਪਣਾ 
ਕਰ ਕੇ ਜਾਣ ਲਿਆ। ਜੋ ਸਾਰੇ ਵਿਸ਼ਵ ਦਾ ਕਰਤਾ ਹੈ, (ਉਹ) ਕ੍ਰਿਸ਼ਨ ਬਦਲਾਂ ਨੂੰ ਨਸ਼ਟ 
ਕਰਨ ਲਈ _ਉਠ ਕੇ ਚਲ ਪਿਆ। ਉਸ ਛਬੀ ਦੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮਨ 
ਵਿਚ ਇਸ ਤਰ੍ਹਾਂ ਵਿਚਾਰਿਆ ਕਿ ਜਿਵੇਂ ਹਿਰਨੀ ਨੂੰ ਵੇਖ ਕੇ ਸ਼ੇਰ ਮੂੰਹ ਅਡ ਕੇ ਆ ਗਿਆ 
ਹਂ।੩੬੬। 


੧੨੮ 


ਸੀ _ਦਸਮ-ਗ੍ਰੰਥ _ਸਾਹਿਬ 


ਮੇਘਨ ਕੇ ਬਧ _ਕਾਜ _ਚਲਿਯੋ ਭਗਵਾਨ ਕਿਧੋ ਰਸ ਭੀਤਰ _ਰਤਾ। 
ਰਾਮ ਭਯੋ ਜੁਗ ਤੀਸਰ ਮਧਿ ਮਰਿਯੋ ਤਿਨ ਰਾਵਨ ਕੈ ਰਨ ਅਤਾ। 
ਅਉਧ ਕੇ ਬੀਚ ਬਧੂ ਬਰਬੇ ਕਹੁ ਕੋਪ ਕੈ ਬੈਲ ਨਥੇ ਜਿਹ ਸਤਾ। 
ਗੋਪਨ _ਗੋਧਨ ਰਛਨ ਕਾਜ ਤੁਰਿਯੋ ਤਿਹ ਕੋ ਗਜ ਜਿਉ ਮਦ ਮਤਾ। ੩੬੭। 


ਕਰਬੇ ਕਹੁ ਰਛ ਸੁ ਗੋਪਨ ਕੀ ਬਰ ਪੂਟ ਲਯੋ ਨਗ ਕੋ ਪਹਿ ਹਥਾ। 
ਤਨ ਕੋ ਨ ਕਰਿਯੋ ਬਲ ਰੰਚਕ ਤਾਹ ਕਰਿਯੋ_ਜੁ_ਹੁਤੋ ਕਰ ਬੀਚ ਜਥਾ। 
ਨ ਚਲੀ ਤਿਨ ਕੀ ਕਿਛੁ ਗੋਪਨ ਪੈ ਕਬਿ ਸ੍ਯਾਮ ਕਹੈ ਗਜ ਜਾਹਿ ਰਥਾ। 


ਮੁਖਿ ਨ੍ਯਾਇ ਖਿਸਾਇ ਚਲਿਯੋ ਗ੍ਰਿਹ ਪੈ ਇਹ ਬੀਚ ਚਲੀ ਜਗ _ਕੇ ਸੁ ਕਥਾ।੩੬੮। 


ਨੰਦ ਕੋ ਨੰਦ ਬਡੋ ਸੁਖ ਕੰਦ ਰਿਪੁ ਆਰ ਸੁਰੰਦ ਸਬੁਧਿ _ਬਿਸਾਰਦ। 
ਆਨਨ ਚੰਦ ਪੂਭਾ ਕਹੁ ਮੰਦ ਕਹੈ ਕਬਿ ਸ੍ਯਾਮ ਜਪੈ ਜਿਹ _ਨਾਰਦ। 
ਤਾ ਗਿਰਿ ਕੋਪ ਉਠਾਇ ਲਯੋ _ਜੋਊ ਸਾਧਨ ਕੋ ਹਰਤਾ ਦੁਖ ਦਾਰਦ। 
ਮੇਘ ਪਰੇ _ਉਪਰਿਯੋ ਨ ਕਛੂ _ਪਛਤਾਇ ਗਏ ਗ੍ਰਿਹ ਕੋ ਉਠਿ ਬਾਰਦ। ੩੬੯। 


ਕਾਨ੍ਹ ਉਪਾਰਿ ਲਯੋ ਕਰ ਮੋ ਗਿਰਿ ਏਕ ਪਰੀ ਨਹੀ ਬੂੰਦ ਸੁ ਪਾਨੀ। 
ਫੇਰਿ ਕਹੀ ਹਸਿ ਕੈ ਮੁਖ ਤੇ ਹਰਿ ਕੋ ਮਘਵਾ ਜੁ ਭਯੋ ਮੁਹਿ ਸਾਨੀ। 
ਮਾਰਿ ਡਰਿਯੋ ਮੁਰ ਮੈ ਮਧੁ _ਕੀਟਭ ਮਾਰਿਯੋ ਹਮੈ ਮਘਵਾ ਪਤਿ ਮਾਨੀ। 
ਗੋਪਨ ਮੈ ਭਗਵਾਨ ਕਹੀ ਸੋਊ ਫੈਲ ਪਰੀ ਜਗ ਬੀਚ _ਕਹਾਨੀ। ੩੭0। 


ਗੋਪਨ ਕੀ ਕਰਬੇ ਕਹੁ ਰਛ ਸਤਕ੍ਰਿਤ ਪੈ ਹਰਿ ਜੀ ਜਬ ਕੋਪੇ। 

ਇਉ ਗਿਰਿ ਕੇ ਤਰਿ ਭਯੋ ਉਠਿ ਠਾਢਿ ਮਨੋ ਰੁਪ ਕੈ ਪਗ ਕੇਹਰਿ ਰੋਪੇ। 
ਜਿਉ ਜੁਗ ਅੰਤ ਮੈ ਅੰਤਕ ਹ੍ਹੈ ਕਰਿ ਜੀਵਨ ਕੇ ਸਭ ਕੇ ਉਰਿ ਘੋਪੇ। 
ਜਿਉ ਜਨ ਕੋ ਮਨ ਹੋਤ ਹੈ ਲੋਪ ਤਿਸੀ ਬਿਧਿ ਮੇਘ ਭਏ ਸਭ ਲੋਪੇ। ੩੭੧। 


ਹੋਇ ਸਤਕ੍ਰਿਤ ਊਪਰ ਕੋਪ ਸੁ ਰਾਖ ਲਈ ਸਭ ਗੋਪ ਦਫਾ। 

ਤਿਨਿ ਮੇਘ ਬਿਦਾਰ ਦਏ ਛਿਨ ਮੈ ਜਿਨਿ ਦੈਤ ਕਰੇ ਸਭ ਏਕ ਗਫਾ। 
ਕਰਿ ਕਉਤੁਕ ਪੈ ਰਿਪੁ ਟਾਰ ਦਏ ਬਿਨੁ ਹੀ ਧਰਏ ਸਰ ਸਯਾਮ ਜਫਾ। 
ਸਭ _ਗੋਪਨ ਕੀ ਕਰਬੈ ਕਹੁ ਰਛ ਸੁ ਸਕ੍ਰਨ ਲੀਨ ਲਪੇਟ ਸਫਾ। ੩੭੨। 


ਜੁ ਲਈ ਸਭ ਮੇਘ ਲਪੇਟ ਸਫਾ ਅਰੁ ਲੀਨੋ ਹੈ ਪਬ ਉਪਾਰ ਜਬੈ। 
ਇਹ ਰੰਚਕ ਸੋ ਇਹ ਹੈ ਗਰੂਓ ਗਿਰਿ ਚਿੰਤ ਕਰੀ ਮਨਿ ਬੀਚ ਸਬੈ। 


ਕ੍ਰਿਸਨਾਵਤਾਰ ੧੨੯ 

ਬਦਲਾਂ _ਦਾ ਵਿਨਾਸ਼ ਕਰਨ ਲਈ _ਬੀਰ _ਰਸ _ਵਿਚ ਰੱਤਾ ਹੋਇਆ (ਉਹ) ਭਗਵਾਨ 
(ਕ੍ਰਿਸ਼ਨ) ਚਲ ਪਿਆ, (ਜੋ) ਤ੍ਰੇਤਾ ਯੁਗ ਵਿਚ ਰਾਮ ਰੂਪ ਵਿਚ ਪ੍ਰਗਟ ਹੋਇਆ ਸੀ ਅਤੇ 
ਜਿਸ ਨੇ ਤਕੜਾ ਯੁੱਧ ਕੇ ਰਾਵਣ ਨੂੰ ਮਾਰਿਆ ਸੀ, ਜਿਸ ਨੇ _(ਦੁਆਪੁਰ ਯੁਗ _ਵਿਚ) 


ਨੂੰ ਨਸ਼ਟ 

ਗਵਾਲਿਆਂ _ਦੀ ਰਖਿਆ _ਕਰਨ _ਲਈ, _ਉਸ ਨੇ ਕ੍ਰੋਧਵਵਾਨ ਹੋ ਕੇ ਵੱਡੇ ਪਰਬਤ 

ਨੂੰ ਹੱਥ _ਉਤੇ _ਚੁਕ ਲਿਆ ਹੈ। _ਉਸ _(ਪਰਬਤ) ਨੂੰ _ਚੁਕਣ ਲਈ (ਸ੍ਰੀ ਕ੍ਰਿਸ਼ਨ 

ਨੇ) ਸ਼ਰੀਰ _ਦਾ _ਰਤਾ ਜਿੰਨਾ ਵੀ ਜ਼ੋਰ ਨਹੀਂ ਲਗਾਇਆ, (ਇਉਂ ਪੁਤੀਤ ਹੋ ਰਿਹਾ ਸੀ 
ਹੀ ਉਤੇ ਰਖਿਆ ਹੋਇਆ ਸੀ। ਕਵੀ ਸ਼ਿਆਮ ਕਹਿੰਦੇ ਹਨ, ਇੰਦਰ 

ਪੇਸ਼ ਨ ਚਲੀ। (ਆਖਿਰ) ਸ਼ਰਮਿੰਦਾ ਹੋ ਕੇ ਨੀਵਾਂ ਮੁਖ ਕੀਤਿਆਂ 

ਅਤੇ _ਇਹ _ ਕਥਾ __ਜਗਤ _ਵਿਚ ਪ੍ਰਸਿੱਧ _ਹੋ__ਗਈ।੩੬੮। 


ਹੀ = ੜ੍‌ 


ਤੁਛ ਸਮਝਦਾ ਹੈ, ਸ਼ਿਆਮ ਕਵੀ ਕਹਿੰਦੇ ਹਨ, ਉਸ ਨੂੰ `ਨਾਰਦ ਵੀ ਜਪਦਾ ਹੈ। ਜੋ 
ਦਰਿਦੁ ਨੂੰ 


3 
। 
ਹ੍ 
: 


ਨੂੰ `ਉਠਾ ਲਿਆ ਹੈ। ਬਦਲਾਂ ਦੇ ਵਰਨ ਤੋਂ ਕੁਝ ਨ ਬਣਿਆ, ( ਲਈ) _ਪਛਤਾਉਂਦੇ 
ਹੋਏ ਘਰਾਂ ਨੂੰ ਚਲੇ _ਗਏ।੩੬੯। 

ਕਾਨ੍ਹ ਨੇ _ਪਰਬਤ ਨੂੰ ਪੁਟ ਕੇ ਹੱਥ _ਉਤੇ _ਚੁਕ ਲਿਆ ਅਤੇ (ਉਨ੍ਹਾਂ _ਉਤੇ) _ਪਾਣੀ 
ਦੀ ਇਕ ਬੂੰਦ ਵੀ ਨ ਪਈ। ਫਿਰ ਕਾਨ੍ਹ ਨੇ ਹਸ ਕੇ ਮੁਖ ਤੋਂ ਕਿਹਾ ਕਿ ਇੰਦਰ ਮੇਰੇ 
ਸਾਹਮਣੇ ਕੀ ਹੈ। ਮੈਂ ਮਧੁ ਅਤੇ ਕੈਟਭ (ਦੈਂਤਾਂ) ਨੂੰ ਮਾਰ ਦਿੱਤਾ ਹੈ, ਪਰ _ਅਭਿਮਾਨੀ ਇੰਦਰ 
ਮੈਨੂੰ ਮਾਰਨਾ ਚਾਹੁੰਦਾ _ਹੈ। _ਗਵਾਲਿਆਂ _ਵਿਚ _(ਜੋ ਗੱਲ) _ਭਗਵਾਨ ਨੇ _ਕਹੀ _ਸੀ, _ਓਹੀ 
ਜਗਤ _ ਵਿਚ _ਕਹਾਣੀ _ਬਣ ਕੇ ਪ੍ਰਸਿੱਧ ਹੋ ਗਈ।੩੭0। 

ਗਵਾਲਿਆਂ _ਦੀ ਰਖਿਆ ਕਰਨ _ਲਈ ਸ੍ਰੀ ਕ੍ਰਿਸ਼ਨ ਜਦੋਂ ਇੰਦਰ ਉਤੇ 


ਗੁੱਸੇ _ਹੋਏ 
ਤਦੋਂ ਕ੍ਰੋਧ ਨਾਲ ਭਰੇ ਹੋਏ ਪਰਬਤ ਹੇਠਾਂ (ਇਸ ਤਰ੍ਹਾਂ) ਖੜੌਤੇ ਸੀ, ਮਾਨੋ ਗੁੱਸੇ ਨਾਲ ਸ਼ੇਰ 
ਨੇ ਪੈਂਤੜਾ _ਜਮਾ ਲਿਆ ਹੋਵੇ। ਜਿਵੇਂ ਯੁਗਾਂ ਦੇ _ਅੰਤ _ਤੇ _ਯਮਰਾਜ (ਕਾਲ ਰੂਪ) ਹੋਕੇ 
ਸਾਰੇ ਜੀਵਾਂ ਦੀ ਛਾਤੀ (ਵਿਚ ਖੰਜਰ) _ਘੋਪ ਦਿੰਦਾ ਹੈ। ਜਿਵੇਂ _(ਪਰਲੋ ਵੇਲੇ) ਲੋਕਾਂ ਦਾ 


<. <. 


ਮਨ (ਪ੍ਰਾਣ) ਲੁਪਤ ਹੋ ਜਾਂਦਾ ਹੈ, ਉਸੇ _ਤੜ੍ਹਾਂ ਸਾਰੇ _ਬਦਲ ਲੋਪ _ਹੋ__ਗਏ _ਹਨ।੩੭੧। 

(ਜਿਸ ਨੇ) ਇੰਦਰ ਉਤੇ ਗੁੱਸੇ ਹੋ __ਕੇ ਸਾਰਿਆਂ ਗਵਾਲਿਆਂ ਦੀ ਨਾਸ਼ ਤੋਂ ਰਖਿਆ 
ਕਰ ਲਈ ਹੈ। ਜਿਸ ਨੇ ਇਕ ਗ੍ਰਾਹੀ ਵਾਂਗ ਸਾਰੇ ਦੈਂਤਾਂ ਨੂੰ ਖਾ ਲਿਆ ਸੀ, ਉਸ ਨੇ ਛਿਣ 
ਵਿਚ ਹੀ _ਬਦਲਾਂ ਨੂੰ ਨਸ਼ਟ _ਕਰ _ਦਿੱਤਾ _ਹੈ। ਆਪਣਾ ਕੌਤਕ _ਕਰ _ਕੇ ਬਿਨਾ ਤੀਰ ਸਾਧੇ 
ਸਾਰੇ ਵੈਰੀਆਂ ਨੂੰ ਭਜਾ _ਦਿੱਤਾ _ਹੈ। _(ਇਸ ਤਰ੍ਹਾਂ) ਸਾਰੇ _ਗਵਾਲਿਆਂ _ਦੀ ਰਖਿਆ _ਕਰਨ 
ਲਈ ਇੰਦਰ ਨੇ _(ਬਦਲਾਂ ਦੀਆਂ) ਸਫ਼ਾਂ (ਪੰਗਤੀਆਂ) ਨੂੰ ਸਮੇਟ _ਲਿਆ _ਹੈ। _੩੭੨। 
ਸਾਰਿਆਂ ਨੇ _ਮਨ ਵਿਚ ਵਿਚਾਰ ਕੀਤਾ ਕਿ ਇਹ (ਕ੍ਰਿਸ਼ਨ ਤਾਂ) ਛੋਟਾ ਜਿੰਨਾ ਹੈ ਅਤੇ 


੧੩0 


ਸੀ _ਦਸਮ-ਗ੍ਰੰਥ _ਸਾਹਿਬ 


ਇਹ ਦੈਤਨ ਕੋ ਮਰਤਾ ਕਰਤਾ ਸੁਖ ਹੈ ਦਿਵਿਯਾ ਜੀਯ ਦਾਨ ਅਬੈ। 
ਇਹ ਕੋ ਤੁਮ ਧ੍ਯਾਨ ਧਰੋਂ ਸਭ ਹੀ ਨਹਿ ਧ੍ਯਾਨ ਧਰੋ ਤੁਮ ਅਉਰ ਕਬੈ। ੩੭੩। 


ਸਭ ਮੇਘ ਗਏ ਘਟ ਕੇ ਜਬ ਹੀ ਤਬ ਹੀ ਹਰਖੇ ਫੁਨਿ ਗੋਪ ਸਭੈ। 

ਇਹ ਭਾਤਿ ਲਗੇ ਕਹਨੇ ਮੁਖ ਤੇ ਭਗਵਾਨ ਦਯੋ ਹਮ ਦਾਨ ਅਗੈ। 
ਮਘਵਾ ਜੁ ਕਰੀ ਕੁਪਿ ਦਉਰ ਹਮੂ ਪਰ ਸੋ ਤਿਹ ਕੋ ਨਹੀ ਬੇਰ ਲਭੈ। 
ਅਬ ਕਾਨ੍ਹ ਪੁਤਾਪ ਤੇ ਹੈ ਘਟ ਬਾਦਰ ਏਕ ਨ _ਦੀਸਤ ਬੀਚ ਨਭੈ। ੩੭੪। 
ਗੋਪ ਕਹੈ ਸਭ ਹੀ ਮੁਖ ਤੇ ਇਹ ਕਾਨ੍ਹ ਬਲੀ ਬਰ ਹੈ ਬਲ ਮੈ। 

ਜਿਨਿ ਕੂਦਿ ਕਿਲੇ ਸਤ ਮੋਰ ਮਰਿਯੋ ਜਿਨਿ ਜੁਧ ਸੰਖਾਸੁਰ ਸੋ ਜਲ ਮੈ। 
ਇਹ ਹੈ ਕਰਤਾ ਸਭ ਹੀ ਜਗ ਕੋ _ ਅਰੁ ਫੈਲ ਰਹਿਯੋ ਜਲ ਅਉ ਥਲ ਮੈ। 
ਸੋਊ ਆਇ ਪ੍ਰਤਛਿ ਭਯੋ ਬ੍ਰਿਜ ਮੈ ਜੋਊ ਜੋਗ ਜੁਤੋ ਰਹੈ ਓਝਲ ਮੈ। _੩੭੫। 


ਮੋਰ ਮਰਿਯੋ ਜਿਨਿ ਕੂਦ ਕਿਲੈ ਸਤ ਸੈਧਿ ਜਰਾ ਜਿਹ ਸੈਨ ਮਰੀ। 
ਨਰਾਕਸੁਰ ਜਾਹਿ _ਕਰਿਯੋ ਰਕਸੀ ਬਿਰਥੀ ਗਜ ਕੀ ਜਿਹ _ਰਛ _ਕਰੀ। 
ਜਿਹ ਰਾਖਿ ਲਈ ਪਤਿ ਧੈ ਦੁਪਤੀ ਸਿਲ ਜਾ _ਲਗਤਿਉ ਪਗ ਪਾਰਿ ਪਰੀ। 
ਅਤਿ ਕੋਪਤ ਮੇਘਨ ਅਉ ਮਘਵਾ ਇਹ ਰਾਖ ਲਈ ਨੰਦ _ਲਾਲਿ ਧਰੀ। ੩੭੬। 


ਮਘਵਾ ਜਿਹ ਫੇਰਿ ਦਈ ਪ੍ਰਤਨਾ ਜਿਹ ਦੈਤੁ ਮਰੇ ਇਹ ਕਾਨ ਬਲੀ। 
ਜਿਹ ਕੋ ਜਨ ਨਾਮ ਜਧੈ ਮਨ ਮੈ ਜਿਹ ਕੋ ਫੁਨਿ ਭ੍ਰਾਤ ਹੈ ਬੀਰ ਹਲੀ। 
ਜਿਹ ਤੇ ਸਭ ਗੋਪਨ ਕੀ ਬਿਪਤਾ ਹਰਿ ਕੇ ਕੁਪ ਤੇ ਛਿਨ ਮਾਹਿ ਟਲੀ। 
ਤਿਹ ਕੋ ਲਖ ਕੈ ਉਪਮਾ ਭਗਵਾਨ ਕਰੈ ਜਿਹ ਕੀ ਸੁਤ ਕਉਲ _ਕਲੀ। ੩੭੭। 


ਕਾਨ _ਉਪਾਰ ਲਯੋ _ਗਰੂਓ _ਗਿਰਿ _ਧਾਮਿ _ਖਿਸਾਇ ਗਯੋ ਮਘਵਾ। 
ਸੋ _ਉਪਜਿਯੋ ਬ੍ਰਿਜ ਭੂਮਿ ਬਿਖੈ ਜੋਊ ਤੀਸਰ ਜੁਗ ਭਯੋ ਰਘੁਵਾ। 
ਅਬ ਕਉਤੁਕਿ ਲੋਕ ਦਿਖਾਵਨ ਕੋ ਜਗ ਮੈ ਫੁਨਿ ਰੂਪ ਧਰਿਯੋ ਲਘੁਵਾ। 
ਥਨ ਐਚ ਹਨੀ ਛਿਨ ਮੈ ਪੁਤਨਾ ਹਰਿ ਨਾਮ ਕੇ ਲੇਤ ਹਰੇ ਅਘਵਾ। ੩੭੮। 


ਕਾਨ੍ਹ ਬਲੀ ਪ੍ਰਗਟਿਯੋ ਬ੍ਰਿਜ ਮੈ ਜਿਨਿ ਗੋਪਨ ਕੇ ਦੁਖ ਕਾਟਿ ਸਟੇ। 
ਸੁਖ ਸਾਧਨ ਕੇ ਪ੍ਰਗਟੇ ਤਬ ਹੀ ਦੁਖ ਦੈਤਨ ਕੇ ਸੁਨਿ ਨਾਮੁ ਘਟੇ। 
ਇਹ ਹੈ ਕਰਤਾ ਸਭ ਹੀ ਜਗ ਕੋ ਬਲਿ ਕੋ ਅਰੁ ਇੰਦੂਹਿ ਲੋਕ ਬਟੇ। 
ਤਿਹ ਨਾਮ ਕੇ ਲੇਤ ਕਿਧੋ ਮੁਖ ਤੇ ਲਟ ਜਾਤ ਸਭੈ ਤਨ ਦੋਖ ਲਟੇ। ੩੭੯। 


ਕ੍ਰਿਸਨਾਵਤਾਰ ੧੩੧ 


ਸੁਖ ਨੂੰ ਉਤਪੰਨ _ਕਰਨ 


ਵਾਲਾ, 
ਹੈ, ਇਸ ਦਾ ਤੁਸੀਂ ਧਿਆਨ ਧਾਰਨ 
ਧਿਆਨ ਕਦੇ ਨ ਧਾਰਨ _ਕਰੋ।੩੭੩। 


ਨੂੰ 
ਵਾਲਾ 
ਵੀ 
“ਸਾਰੇ ਬਦਲ _ਛਟ ਗਏ ਤਦੋਂ ਸਾਰੇ _ਗਵਾਲੇ ਮਨ ਵਿਚ _ਪੁਸੰਨ ਹੋਏ। ਸਾਰੇ 
ਅਭੈ. 


ਮੁਖ ਤੋਂ ਕਹਿਣ ਲਗੇ ਕਿ ਭਗਵਾਨ ਨੇ ਸਾਨੂੰ -ਦਾਨ ਦਿੱਤਾ ਹੈ। ਇੰਦਰ ਨੇ ਕ੍ਰੋਧ ਕਰ 
ਕੇ ਜੋ ਸਾਡੇ ਉਤੇ ਚੜ੍ਹਾਈ ਕੀਤੀ ਸੀ, _ਉਹ ਹੁਣ ਕਿਤੇ ਲਭਦਾ ਨਹੀਂ। ਹੁਣ ਕ੍ਰਿਸ਼ਨ ਦੇ 
ਪ੍ਰਤਾਪ ਨਾਲ _ਬਦਲ _ਛਟ _ਗਏ ਹਨ ਅਤੇ ਆਕਾਸ਼ ਵਿਚ ਇਕ _ਵੀ ਨਹੀਂ _ਦਿਸਦਾ।੩੭੪। 

ਸਾਰੇ _ਗਵਾਲੇ (ਆਪਣੇ) ਮੁਖ ਤੋਂ ਇਹ ਕਹਿਣ ਲਗੇ ਕਿ ਕਾਨ੍ਹ ਬਲ ਵਿਚ _ਬਹੁਤ 
ਬਲਵਾਨ ਹੈ। ਜਿਸ ਨੇ ਕੁਦ ਕੇ ਸੱਤ ਕਿਲੇ (ਵਿੰਨ੍ਹ ਸੁਟੇ) ਅਤੇ ਮੁਰ (ਨਾਂ ਦੇ ਰਾਖਸ਼) ਨੂੰ 
ਮਾਰ ਦਿੱਤਾ _ਅਤੇ ਜਿਸ ਨੇ _ਸੰਖਾਸੁਰ ਨਾਲ _(ਮੌਛ _ਰੂਪ ਵਿਚ) ਜਲ _ਵਿਚ ਯੁੱਧ _ਕੀਤਾ। 
ਇਹ ਹੀ ਸਾਰੇ ਜਗਤ _ਦਾ ਕਰਤਾ ਅਤੇ (ਇਹੋ) ਜਲ ਤੇ ਥਲ ਵਿਚ ਪਸਰਿਆ ਹੋਇਆ 
ਹੈ। ਓਹੀ (ਕ੍ਰਿਸ਼ਨ ਰੂਪ _ਵਿਚ) ਬੂਜ-ਭੂਮੀ ਵਿਚ ਆ ਕੇ ਪ੍ਰਗਟ ਹੋਇਆ ਹੈ ਜੋ (ਉਂਜ) 
ਯੋਗ ਸਾਧਨਾਂ ਵਾਲਿਆਂ ਤੋਂ _ਵੀ ਸਦਾ ਲੁਕਿਆ _ਰਿਹਾ _ਹੈ।੩੭੫। 


ਜਿਸ ਨੇ ਕੁਦ ਕੇ ਸੱਤ ਕਿਲੇ (ਵਿੰਨ੍ਹ ਦਿੱਤੇ) ਅਤੇ ਮੁਰ ਦੈੱਤ ਨੂੰ ਮਾਰ ਦਿੱਤਾ ਅਤੇ 
ਜਿਸ ਨੇ _ਜਰਾਸੈਧ _ਦੀ ਸੈਨਾ ਨੂੰ ਮਾਰ _ਦਿੱਤਾ। ਜਿਸ _ਨੇ _ਨਰਕਾਸੁਰ (ਨੂੰ ਮਾਰ ਕੇ _ਉਸ 
ਦੀ) ਰਖਿਆ ਵਿਵਸਥਾ (ਨਸ਼ਟ ਕਰ ਦਿੱਤੀ) ਅਤੇ ਜਿਸ ਨੇ ਦੁਖੀ (“ਬਿਰਥੀ”) ਹਾਥੀ (ਗਜ) 
ਦੀ (ਗ੍ਰਾਹ ਤੋਂ) ਰਖਿਆ _ਕੀਤੀ। ਜਿਸ ਨੇ ਦ੍ਰੋਪਦੀ ਦੀ ਪਤਿ ਢਕ ਲਈ ਅਤੇ ਜਿਸ ਦੇ 
ਪੈਰ _ਲਗਦਿਆਂ _ਹੀ ਸਿਲਾ _ਬਣੀ _ਅਹਲਿਆ _ਦਾ ਪਾਰ _ਉਤਾਰਾ _ਹੋ__ਗਿਆ। (ਉਸ ਨੇ) 


ਦਾ _ਭਰਾ _ਬਲਰਾਮ _ਤਕੜਾ _ਯੋਧਾ _ਹੈ। _ਜਿਸ ਕਾਨ੍ਹ _ਦੇ ਕ੍ਰੋਧਿਤ ਹੁੰਦੇ ਹੀ _ਗਵਾਲਿਆਂ ਦੀ 
ਬਿਪਤਾ ਛਿਣ ਵਿਚ ਟਲ ਗਈ ਹੈ। ਜਿਸ ਦੀ ਉਪਮਾ ਬ੍ਹਮਾ _ਕਰਦਾ ਹੈ, _ਉਸ (ਕਾਨ੍ਹ) 
ਨੂੰ ਭਗਵਾਨ _ ਸਮਝ ਕੇ _ ਉਪਮਾ _ ਕਰਨੀ _ ਚਾਹੀਦੀ _ਹੈ।੩੭੭। 

(ਜਦੋਂ) ਕਾਨ੍ਹ ਨੇ _ਵੱਡੇ ਪਰਬਤ ਨੂੰ ਚੁਕ _ਲਿਆ (ਤਦੋਂ) ਇੰਦਰ _(ਲਜਿਤ ਹੋ ਕੇ) 
ਘਰ _ਵਲ _ ਖਿਸਕ _ਗਿਆ। _ਓਹੀ _ਬੂਜ-ਭੂਮੀ _ਵਿਚ _(ਕ੍ਰਿਸ਼ਨ ਰੂਪ _ਵਿਚ) _ਪੈਦਾ ਹੋਇਆ 
ਹੈ ਜੋ ਤ੍ਰੇਤਾ ਯੁਗ ਵਿਚ _ਰਘੁਵੀਰ (ਰਾਮ ਚੰਦਰ) ਵਜੋਂ ਹੋਇਆ ਸੀ। ਹੁਣ ਲੋਕਾਂ ਨੂੰ ਕੌਤਕ 
ਵਿਖਾਉਣ ਲਈ ਜਗਤ _ਵਿਚ _ਫਿਰ _ਇਕ ਨਿੱਕਾ _ਜਿਹਾ ਰੂਪ _ਧਾਰਨ _ਕੀਤਾ _ਹੈ। (ਉਸ 
ਨੇ) ਥਣ ਖਿਚ ਕੇ ਛਿਣ ਭਰ ਵਿਚ ਪੁਤਨਾ ਨੂੰ (ਇਉਂ) ਮਾਰ ਦਿੱਤਾ (ਜਿਉਂ) ਨਾਮ ਦੇ 
ਜਪਣ _ ਨਾਲ _ਪਾਪ _ਨਸ਼ਟ ਹੋ 

ਕਾਨ੍ਹ ਬਲਵਾਨ _ਬੂਜ-ਭੂਮੀ ਵਿਚ ਪੁਗਟ ਹੋਇਆ ਹੈ ਜਿਸ ਨੇ ਗਵਾਲਿਆਂ ਦੇ ਦੁਖ 


ਦਿੱਤੇ ਹਨ। ਉਸ ਦੇ (ਪੁਗਟ) ਹੁੰਦਿਆਂ ਹੀ ਸੰਤਾਂ ਦੇ ਸੁਖ ਪੁਗਟ ਹੋ ਗਏ ਹਨ ਅਤੇ 
ਦਿੱਤੇ ਜਾਣ ਵਾਲੇ ਦੁਖ _(ਉਸ ਦਾ) ਨਾਮ ਸੁਣਦਿਆਂ ਹੀ ਘਟ ਗਏ _ਹਨ। 
ਜਗਤ ਦਾ ਕਰਤਾ ਹੈ ਅਤੇ (ਇਸੇ ਨੇ) ਬਲਿ ਰਾਜੇ ਨੂੰ (ਪਾਤਾਲ ਦਾ) ਅਤੇ 
(ਸੁਅਰਗ ਦਾ) ਲੋਕ ਵੰਡ _ਦਿੱਤਾ। ਉਸ _ਦਾ ਨਾਮ ਮੁਖ ਤੋਂ ਲੈਂਦਿਆਂ ਹੀ ਤਨ 
ਨੂੰ _ਚੰਬੜੇ _ਹੋਏ ਸਾਰੇ _ਦੁਖ _ਝੜ ਜਾਂਦੇ _ਹਨ।੩੭੯। 


ਰਤ 


੧੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਬਲੀ ਪ੍ਰਗਟਿਯੋ ਪੁਤਨਾ ਜਿਨਿ ਮਾਰਿ ਡਰੀ ਨ੍ਰਿਪ ਕੰਸ ਪਠੀ। 

ਇਨ ਹੀ ਰਿਪੁ ਮਾਰਿ ਡਰਿਯੋ ਸੁ ਤ੍ਰਿਨਾਵੂਤ ਪੈ ਜਨਿ ਸੋ ਇਹ ਥਿਤ ਛਠੀ। 
ਸਭ ਜਾਪੁ ਜਧੈ ਇਹ ਕੋ ਮਨ ਮੈ ਸਭ ਗੋਪ ਕਹੈ ਇਹ ਅਤਿ ਹਠੀ। 

ਅਤਿ ਹੀ ਪ੍ਰਤਿਨਾ ਫੁਨਿ ਮੇਘਨ ਕੀ ਇਨਹੂ ਕਰਿ ਦੀ ਛਿਨ ਮਾਹਿ ਮਠੀ। ੩੮0। 


ਗੋਪ ਕਹੈ ਇਹ ਸਾਧਨ ਕੇ ਦੁਖ ਦੂਰਿ ਕਰੈ ਮਨ ਮਾਹਿ ਗਡੈ। 

ਇਹ ਹੈ ਬਲਵਾਨ ਬਡੋ ਪ੍ਰਗਟਿਯੋ ਸੋਊ ਕੋ ਇਹ ਸੋ ਛਿਨ ਆਇ ਅਡੈ। 
ਸਭ ਲੋਕ ਕਹੈ ਫੁਨਿ ਜਾਪਤ ਯਾ ਕਬਿ ਸ੍ਯਾਮ ਕਹੈ ਭਗਵਾਨ ਬੜੈ। 

ਤਿਨ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜੜੈ। ੩੮੧। 


ਮੇਘ ਗਏ ਪਛੁਤਾਇ ਗ੍ਰਿਹੈ ਕਹੁ ਗੋਪਿਨ ਕੋ ਮਨ ਆਨੰਦ ਬਾਢੇ। 

ਹ੍ੈ ਇਕਠੇ ਸੁ ਚਲੇ ਗ੍ਰਹਿ ਕੋ ਸਭ ਆਇ ਭਏ ਗ੍ਰਿਹ ਭੀਤਰ ਠਾਢੇ। 

ਆਇ ਲਗੇ ਕਹਿਨੇ ਤ੍ਰੀਯ ਸੋ ਇਨ ਹੀ ਛਿਨ ਮੈ ਮਘਵਾ ਕੁਪਿ ਕਾਢੇ। 
ਸਤਿ ਲਹਿਯੋ ਭਗਵਾਨ ਹਮੈ ਇਨ ਹੀ ਹਮਰੇ ਸਭ ਹੀ ਦੁਖ ਕਾਢੇ। ੩੮੨। 


ਕੋਪ ਭਰੇ ਪਤਿ ਲੋਕਹ ਕੇ ਦਲ ਆਬ ਰਖੇ ਠਟਿ ਸਾਜ ਅਣੇ। 

ਭਗਵਾਨ ਜੂ ਠਾਢ ਭਯੋ ਕਰਿ ਲੈ ਗਿਰਿ ਧੈ ਕਰਿ ਕੈ ਕੁਛ ਹੂੰ ਨ ਗਣੇ। 
ਅਤਿ ਤਾ ਛਬਿ ਕੇ ਜਸ ਉਚ ਮਹਾ ਕਬਿ ਸ੍ਯਾਮ ਕਿਧੌ ਇਹ ਭਾਤਿ ਭਣੇ। 
ਜਿਮੁ ਬੀਰ ਬਡੋ ਕਰਿ ਸਿਪਰ ਲੈ ਕਛੁ ਕੈ ਨ ਗਨੇ ਪੁਨਿ ਤੀਰ ਘਣੇ। ੩੮੩। 


ਗੋਪ ਕਹੈ ਇਹ ਸਾਧਨ ਕੋ ਦੁਖ ਦੂਰ ਕਰੈ ਮਨ ਮਾਹਿ ਗਡੈ। 

ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋਊ ਕੋ ਇਹ ਸੋ ਛਿਨ ਆਇ ਅਡੈ। 
ਸਭ ਲੋਗ ਕਹੈ ਫੁਨਿ ਖਾਪਤ ਯਾ ਕਬਿ ਸ੍ਯਾਮ ਕਹੈ ਭਗਵਾਨ ਬੜੈ। 
ਤਿਹ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ। ੩੮੪। 


ਕਰਿ ਕੋਪ ਨਿਵਾਰ ਦਏ ਮਘਵਾ ਦਲ _ਕਾਨ ਬਡੇ _ਬਲਬੀਰ ਬੂਤੀ। 
ਜਿਮ ਕੋਪਿ ਜਲੈਧਰਿ ਈਸਿ ਮਰਿਯੋ ਜਿਮ ਚੰਡਿ ਚਮੁੰਡਹਿ ਸੈਨ ਹਤੀ। 
ਪਛੁਤਾਇ ਗਯੋ _ਮਘਵਾ ਗ੍ਰਿਹ ਕੋ ਨ ਰਹੀ ਤਿਹ ਕੀ ਪਤਿ ਏਕ ਰਤੀ। 
ਇਕ ਮੇਘ ਬਿਦਾਰ ਦਏ ਹਰਿ ਜੀ ਜਿਮ ਮੋਹਿ ਨਿਵਾਰਤ ਕੋਪਿ ਜਤੀ। ੩੮੫। 


ਕ੍ਰਿਸਨਾਵਤਾਰ ੧੩੩ 


ਬਲਵਾਨ ਕ੍ਰਿਸ਼ਨ ਪ੍ਰਗਟ ਹੋਇਆ ਹੈ ਜਿਸ ਨੇ ਕੰਸ ਰਾਜੇ ਦੀ ਭੇਜੀ ਹੋਈ _ਪੂਤਨਾ 
ਨੂੰ ਮਾਰ ਦਿੱਤਾ ਹੈ। ਇਸ ਨੇ ਤ੍ਰਿਣਾਵਰਤ (ਨਾਂ ਦੇ) ਵੈਰੀ ਨੂੰ ਮਾਰ ਦਿੱਤਾ ਹੈ ਜਦੋਂ ਅਜੇ 
ਨ । ਸੀ। ਸਾਰੇ ਇਸ ਦਾ ਨਾਮ ਮਨ ਵਿਚ _ਜਪਦੇ ਹਨ ਅਤੇ ਸਾਰੇ _ਗਵਾਲੇ 


ਨੇ ਕ੍ਰੋਧਵਾਨ ਹੋਕੇ ਛਿਣ ਵਿਚ ਇੰਦਰ ਕਢ ਦਿੱਤਾ ਹੈ। ਅਸੀਂ 
ਭਗਵਾਨ _ਜਾਣ _ਲਿਆ ਹੈ, ਇਸ ਨੇ ਹੀ ਸਾਡੇ ਸਾਰੇ ਦੁਖ ਦੂ 
(ਜਦੋਂ ਸਾਰੇ) ਲੋਕਾਂ ਦੇ ਸੁਆਮੀ (ਇੰਦਰ) ਨੇ ਕ੍ਰੋਧਵਾਨ ਹੋ ਕੇ _(ਬਦਲਾਂ ਦੀ) ਸੈਨਾ 


2 
ਗੀ 
3 ਕੇ 


ਭਗਵਾਨ ਕ੍ਰਿਸ਼ਨ _ਹੱਥ _ਉਤੇ ਪਰਬਤ _ਲੈ ਕੇ ਖੜੇ ਹੋ ਗਏ ਅਤੇ (ਇੰਦਰ ਨੂੰ) ਕੁਝ ਨ 
ਮੰਨਿਆ। ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਿਹਾ ਹੈ, ਜਿਵੇਂ 
(ਕੋਈ) ਮਹਾਨ _ਸੂਰਵੀਰ ਹੱਥ ਵਿਚ ਢਾਲ ਲੈ ਕੇ (ਡਟਦਾ ਹੈ) ਅਤੇ ਅਤਿ ਅਧਿਕ _ਤੀਰਾਂ 
ਨੂੰ ਫਿਰ ਕੁਝ _ਨਹੀਂ _ ਸਮਝਦਾ।੩੮੩। 

ਗਵਾਲੇ ਕਹਿਣ ਲਗੇ ਕਿ ਜੇ ਇਹ ਮਨ ਵਿਚ ਵਸ ਜਾਵੇ ਤਾਂ (ਸਾਰੇ) ਸਾਧਾਂ ਦੇ 
ਦੁਖ _ਦੂਰ _ਕਰ ਦਿੰਦਾ ਹੈ। _ਇਹ (ਸੰਸਾਰ _ਵਿਚ) _ਬਹੁਤ ਵੱਡਾ _ਬਲਵਾਨ _ਪੈਦਾ ਹੋਇਆ 
ਹੈ, ਕੋਈ ਇਸ ਨਾਲ ਛਿਣ ਭਰ ਵੀ ਅੜ ਕੇ ਵਿਖਾਏ। ਸਾਰੇ ਲੋਕ ਕਹਿੰਦੇ ਹਨ ਕਿ ਫਿਰ 
ਇਹੀ (ਸਭ ਨੂੰ) _ਖਪਾਉਂਦਾ ਹੈ ਅਤੇ ਕਵੀ ਸ਼ਿਆਮ ਕਹਿੰਦੇ ਹਨ ਕਿ ਭਗਵਾਨ (ਸਭ ਤੋਂ) 
ਵੱਡਾ ਹੈ। ਉਸ ਨੇ ਛਿਣ ਭਰ ਵਿਚ ਮੁਕਤੀ ਹਾਸਲ ਕਰ ਲਈ ਜਿਸ ਦੇ ਮਨ ਵਿਚ (ਇਹ) 
ਜ਼ਰਾ ਜਿੰਨਾ ਵੀ _ਵਸ _ਗਿਆ।੩੮੪। 

ਕਾਨ੍ਹ ਬਹੁਤ ਵੱਡਾ ਬ੍ਰਤਧਾਰੀ ਬਲਬੀਰ ਹੈ ਜਿਸ ਨੇ ਕ੍ਰੋਧ ਕਰ ਕੇ ਇੰਦਰ ਦੀ 
(ਇਸ ਤਰ੍ਹਾਂ) ਨਸ਼ਟ _ਕਰ ਦਿੱਤਾ, ਜਿਸ ਤਰ੍ਹਾਂ ਕ੍ਰੋਧ _ਕਰ 
ਮਾਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਚੰਡੀ ਨੇ _ਚੰਡ-ਮੁੰਡ 


੧੩੪ 


ਸੀ _ਦਸਮ-ਗ੍ਰੰਥ _ਸਾਹਿਬ 


ਕੁਪ ਕੈ ਤਿਨਿ ਮੇਘ ਬਿਦਾਰ ਦਏ ਜਿਨਿ ਰਾਖ ਲਯੋ ਜਲ ਭੀਤਰ ਹਾਥੀ। 
ਜਾਹਿ ਸਿਲਾ ਲਗਿ ਪਾਇ ਤਰੀ ਜਿਹ ਰਾਖਿ ਲਈ ਦੂਪਤੀ ਸੁ ਅਨਾਥੀ। 
ਬੈਰ ਕਰੈ ਜੋਊ ਧੈ ਇਹ ਸੋ ਸਭ ਗੋਪ ਕਹੈ ਇਹ ਤਾਹਿ ਅਸਾਥੀ। 

ਜੋ ਹਿਤ ਸੋ ਚਿਤ ਕੈ ਇਹ ਕੀ ਫੁਨਿ ਸੇਵ ਕਰੈ ਤਿਹ ਕੋ ਇਹ ਸਾਥੀ। ੩੮੬। 


ਮੇਘਨ ਕੋ ਤਬ ਹੀ ਕ੍ਰਿਸਨੰ ਦਲ ਖਾਤਿਰ ਊਪਰਿ ਨ ਕਛੂ ਆਂਦਾ। 
ਕੋਪ ਕਰਿਯੋ ਅਤਿ ਹੀ ਮਘਵਾ ਨ ਚਲਿਯੋ ਤਿਹ ਸੋ ਕਛੂ ਤਾਹਿ ਬਸਾਂਦਾ। 
ਜੋਰ ਚਲੈ ਕਿਹ ਕੋ ਤਿਹ ਸੋ ਕਹਿ ਹੈ ਸਭ ਹੀ ਜਿਸ ਕੋ ਜਗੁ ਬਾਂਦਾ। 
ਮੂੰਡ ਨਿਵਾਇ ਮਨੈ ਦੁਖ ਪਾਇ ਗਯੋ _ਮਘਵਾ ਉਠਿ _ਧਾਮਿ ਖਿਸਾਂਦਾ। ੩੮੭। 


ਸਕ ਗਯੋ _ਪਛੁਤਾਹਿ ਗ੍ਰਿਹੈ ਕਹੁ ਫੋਰ ਦਈ ਜਬ ਕਾਨ੍ਹਿ ਅਨੀ। 

ਬਰਖਾ ਕਰਿ ਕੋਪ ਕਰੀ ਬ੍ਰਿਜ ਪੈ ਸੁ ਕਛੂ ਹਰਿ ਕੈ ਨਹਿ ਏਕ ਗਨੀ। 

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਕਬਿ ਸ੍ਯਾਮ ਕਿਧੋ ਇਹ ਭਾਤਿ ਭਨੀ। 
ਪਛਤਾਇ ਗਯੋ ਪਤਿ ਲੋਕਨ ਕੋ ਜਿਮ ਲੂਟ ਲਯੋ _ਅਹਿ ਸੀਸ ਮਨੀ। ੩੮੮। 


ਜਾਹਿ ਨ ਜਾਨਤ ਭੇਦ ਮੁਨੀ ਮਨਿ ਭਾ ਇਹ ਜਾਪਨ ਕੋ ਇਹ ਜਾਪੀ। 
ਰਾਜ ਦਯੋ ਇਨ ਹੀ ਬਲਿ ਕੋ ਇਨ ਹੀ ਕਬਿ ਸ੍ਯਾਮ ਧਰਾ ਸਭ ਥਾਪੀ। 
ਮਾਰਤ ਹੈ ਦਿਨ ਥੋਰਨ ਮੈ ਰਿਪੁ ਗੋਪ ਕਹੈ ਇਹ ਕਾਨ ਪੁਤਾਪੀ। 

ਕਾਰਨ ਯਾਹਿ ਧਰੀ ਇਹ ਮੂਰਤਿ ਮਾਰਨ ਕੋ ਜਗ ਕੇ ਸਭ ਪਾਪੀ। ੩੮੯। 


ਕਰਿ ਕੈ ਜਿਹ ਸੋ ਛਲ ਪੈ ਚਤੁਰਾਨਨ ਚੋਰਿ ਲਏ ਸਭ ਗੋਪ ਦਫਾ। 

ਤਿਨ ਕਉਤਕ ਦੇਖਨ ਕਾਰਨ ਕੋ ਫੁਨਿ ਰਾਖਿ ਰਹਿਓ ਵਹ ਬੀਚ _ਖਫਾ। 
ਕਾਨ ਬਿਨਾ ਕੁਪਏ ਉਹ ਸੋ_ਸੁ ਕਰੇ ਬਿਨ ਹੀ ਸਰ ਦੀਨ ਜਫਾ। 

ਛਿਨ ਮਧਿ ਬਨਾਇ ਲਏ ਬਛਰੇ ਸਭ _ਗੋਪਨ ਕੀ ਉਨ ਹੀ ਸੀ ਸਫਾ। ੩੯0। 


ਕਾਨ ਉਪਾਰਿ ਧਰਿਓ ਕਰ ਪੈ ਗਿਰਿ ਤਾ ਤਰਿ ਗੋਪ ਨਿਕਾਰਿ ਸਬੈ। 
ਬਕਈ _ਬਕ ਅਉਰ _ਗਡਾਸੁਰ ਤ੍ਰਿਨਾਵੁਤ ਬੀਰ ਬਧੇ ਛਿਨ ਬੀਚ _ਤਬੈ। 
ਜਿਨ ਕਾਲੀ ਕੋ ਨਾਥ ਲਯੋ ਛਿਨ ਭੀਤਰ ਧਿਆਨ ਨ ਛਾਡਹੁ ਵਾਹਿ ਕਬੈ। 
ਸਭ ਸੰਤ ਸੁਨੀ ਸੁਭ ਕਾਨ੍ਹ ਕਥਾ ਇਕ ਅਉਰ ਕਥਾ ਸੁਨਿ ਲੇਹੁ ਅਬੈ। ੩੯੧ 


ਕ੍ਰਿਸਨਾਵਤਾਰ ੧੩੫ 


ਉਸ ਨੇ ਕ੍ਰੋਧਵਾਨ ਹੋਕੇ ਬਦਲਾਂ ਨੂੰ ਨਸ਼ਟ ਕਰ ਦਿੱਤਾ, ਜਿਸ ਨੇ ਜਲ ਦੇ ਅੰਦਰ 
(ਗ੍ਰਾਹ ਤੋਂ) ਹਾਥੀ ਨੂੰ ਬਚਾ ਲਿਆ ਸੀ। ਜਿਸ ਦੇ ਚਰਨਾਂ ਦੀ ਛੋਹ ਕਰ ਕੇ ਸਿਲਾ (ਬਣੀ 
ਅਹਲਿਆ) ਤਰ ਗਈ ਸੀ ਅਤੇ ਜਿਸ ਨੇ ਅਨਾਥ _ਹੋਈ ਦ੍ਰੋਪਦੀ ਦੀ (ਮਰਯਾਦਾ) _ਰਖ 
ਲਈ _ਸੀ। ਸਾਰੇ __ਗਵਾਲੇ ਕਹਿੰਦੇ ਹਨ -- ਇਸ _ਨਾਲ ਵੈਰ ਕਰਦਾ ਹੈ, ਇਹ ਉਸ 
ਦਾ ਵੈਰੀ ('ਅਸਾਥੀ?) ਹੋ ਜਾਂਦਾ ਹੈ। ਦੇ ਹਿਤ ਨਾਲ ਇਸ ਦੀ ਸੇਵਾ ਕਰਦਾ 


ਕ੍ਰਿਸ਼ਨ ਨੇ ਤਦੋਂ _ਬਦਲਾਂ _ਦੀ ਨੂੰ ਖਾਤਰ _ਵਿਚ _ਨ ਲਿਆਉਂਦਾ _(ਅਰਥਾਤ 
ਪਰਵਾਹ ਨ _ਕੀਤੀ)। ਇੰਦਰ ਨੇ (ਭਾਵੇਂ) ਬਹੁਤ ਕ੍ਰੋਧ ਕੀਤਾ ਸੀ, ਪਰ ਉਸ ਦਾ ਉਸ ਉਤੇ 
ਕੁਝ ਵਸ ਨ ਚਲਿਆ। ਜਿਸ ਦਾ ਸਾਰਾ ਜਗਤ ਸੇਵਕ ਅਖਵਾਉਂਦਾ ਹੈ, ਉਸ ਨਾਲ ਕਿਸੇ 
ਦਾ ਕੀ ਜੋਰ ਚਲ ਸਕਦਾ ਹੈ। ਸਿਰ ਨੀਵਾਂ ਕਰ ਕੇ ਅਤੇ ਮਨ ਵਿਚ ਦੁਖੀ ਹੋ ਕੇ ਇੰਦਰ 
ਉਠ ਕੇ ਘਰ ਨੂੰ ਖਿਸਕ ਗਿਆ।੩੮੭। 

ਜਦੋਂ ਕਾਨ੍ਹ ਨੇ _(ਬਦਲਾਂ ਦੀ) ਸੈਨਾ ਖਿੰਡਾ ਦਿੱਤੀ, (ਤਦੋਂ) ਇੰਦਰ ਪਛਤਾਵਾ ਕਰਦਾ 
ਹੋਇਆ ਘਰ ਨੂੰ ਚਲਿਆ _ਗਿਆ। (ਇੰਦਰ ਨੇ ਭਾਵੇਂ) ਕ੍ਰੋਧ ਕਰ ਕੇ ਬੂਜ ਉਤੇ ਭਾਰੀ 


ਬਰਖਾ ਕੀਤੀ _ਪਰ_ ਕਾਨ੍ਹ ਨੇ _ਉਸ_ ਨੂੰ ਰਤਾ ਜਿੰਨਾ _ਮਹਤਵ ਨ ਦਿੱਤਾ। ਫਿਰ _ਉਸ_ ਦ੍ਰਿਸ਼ 
ਦੀ ਅਤਿ ਸੁੰਦਰ ਉਪਮਾ _ਕਵੀ ਸ਼ਿਆਮ ਨੇ _ਇਸ ਤਰ੍ਹਾਂ ਕਹੀ ਹੈ ਕਿ ਇੰਦਰ ਪਛਤਾਵਾ 
ਕਰਦਾ ਹੋਇਆ (ਇਸ ਤਰ੍ਹਾਂ ਘਰ _ਵਲ) ਚਲਾ _ਗਿਆ ਜਿਵੇਂ ਮਣੀ ਲੁਟ ਲਏ ਜਾਣ ਤੇ 


ਸੌਂਪ _(ਦੀ ਸਥਿਤੀ ਹੁੰਦੀ _ਹੈ)।੩੮੮। 


ਜਿਸ _ਦਾ ਭੇਦ ਮੁਨੀ ਜਨ _ਵੀ ਨਹੀਂ ਜਾਣਦੇ, _ਉਹੀ ਸਾਰਿਆਂ ਦੁਆਰਾ ਜਪਿਆ 
ਜਾਂਦਾ ਹੈ ਅਤੇ ਜਪਣ ਵਾਲਾ ਵੀ ਓਹੀ ਹੈ। ਇਸੇ ਨੇ ਬਲਿ (ਰਾਜੇ) ਨੂੰ (ਪਾਤਾਲ ਦਾ) 
ਰਾਜ ਪ੍ਰਦਾਨ ਕੀਤਾ ਸੀ ਅਤੇ ਕਵੀ ਸ਼ਿਆਮ ਕਹਿੰਦੇ ਹਨ, ਇਸੇ ਨੇ ਸਾਰੀ ਧਰਤੀ ਸਥਾਪਿਤ 
ਕੀਤੀ ਹੋਈ ਹੈ। (ਸਾਰੇ) _ਗਵਾਲੇ ਕਹਿੰਦੇ ਹਨ ਕਿ ਇਹ ਪ੍ਰਤਾਪੀ ਕ੍ਰਿਸ਼ਨ ਥੋੜੇ ਹੀ ਦਿਨਾਂ 
ਵਿਚ _ਵੈਰੀਆਂ ਨੂੰ ਮਾਰ _ਦੇਵੇਗਾ। _ਜਗਤ _ਦੇ ਸਾਰੇ _ਪਾਪੀਆਂ ਨੂੰ ਮਾਰਨ ਲਈ ਇਸ ਨੇ 


ਇਹ _ ਸਰੂਪ _ ਧਾਰਨ _ ਕੀਤਾ _ਹੈ।੩੮੯। 


ਜਿਸ _ਨਾਲ ਇਕ _ਵਾਰ _ਬੂਹਮਾ _ਨੇ _ਛਲ ਪੂਰਵਕ _ਗਵਾਲਿਆਂ _ਦੀ ਸਾਰੀ _ਮੌਡਲੀ 
ਚੁਰਾ ਲਈ ਸੀ, ਉਸੇ (ਸ੍ਰੀ ਕ੍ਰਿਸ਼ਨ ਨੇ) ਕੌਤਕ ਵੇਖਣ ਲਈ ਫਿਰ (ਉਨ੍ਹਾਂ ਸਾਰਿਆਂ ਨੂੰ) 
ਪਰਬਤ _ਦੀ ਗੁਫ਼ਾ ਵਿਚ _ਛਿਪਾ ਰਖਿਆ _ਸੀ। ਬਿਨਾ ਉਸ ਉਤੇ ਕ੍ਰੋਧ ਕੀਤੇ ਕਾਨ੍ਹ ਨੇ 
(ਸੋਚਿਆ ਕਿ ਕੌਤਕ) ਕੀਤੇ _ਬਿਨਾ ਹੁਣ _ਸੰਵਰਨਾ ਨਹੀਂ। (ਇਸ ਲਈ) ਛਿਣ ਭਰ ਵਿਚ 
ਉਹੋ ਜਿਹੇ _ਸਾਰੇ _ਵੱਛੇ _ਅਤੇ _ਗਵਾਲ _ਬਾਲਕਾਂ _ਦੀ _ਮੰਡਲੀ _ਬਣਾ _ਲਈ _ਸੀ।੩੯0। 

ਕਾਨ੍ਹ ਨੇ ਪਰਬਤ ਨੂੰ ਉਖਾੜ ਕੇ ਹੱਥ _ਉਤੇ ਧਰ _ਲਿਆ ਅਤੇ _ਉਸ ਹੇਠਾਂ ਸਾਰਿਆਂ 
ਗਵਾਲਿਆਂ ਨੂੰ ਕਢ _ਲਿਆ। _ਤਦੋਂ _ਪੂਤਨਾ _(ਬਕੀ), _ਬਕਾਸੁਰ, _ਗਡਾਸੁਰ _ਅਤੇ _ਤ੍ਰਿਣਾਵਰਤ 
ਆਦਿ ਸੂਰਵੀਰਾਂ ਨੂੰ ਛਿਣ ਭਰ ਵਿਚ ਹੀ ਮਾਰ ਮੁਕਾਇਆ। ਜਿਨ੍ਹਾਂ ਨੇ _ਕਾਲੀ ਨਾਗ ਨੂੰ 
ਛਿਣ ਵਿਚ ਨਥ ਲਿਆ, ਉਸ ਦਾ ਧਿਆਨ ਕਦੇ ਵੀ ਨ ਛਡੋ। ਇਥੋਂ ਤਕ ਸਾਰੇ ਸੰਤ 
ਜਨਾਂ ਨੇ ਕ੍ਰਿਸ਼ਨ ਦੀ ਕਥਾ ਸੁਣ ਲਈ ਹੈ, ਹੁਣ ਇਕ ਹੋਰ ਕਥਾ _ਸੁਣ _ਲਵੋ।੩੯੧। 


੧੩੬ 


ਸੀ _ਦਸਮ-ਗ੍ੰਥ _ਸਾਹਿਬ 


ਗਮ ਭਾਲ ਨੰਦ ਨੂ ਸੌਂ 
ਹਾਵੀਯਾਂ 
ਨੰਦ ਕੇ ਅਗੂਜ ਕਾਨ੍ਹ ਪਰਾਕੂਮ ਗੋਪਨ ਜਾਇ _ਕਹਿਯੋ ਸੁ _ਸਬੈ। 
ਦੈਤ ਅਘਾਸੁਰ ਅਉਰ ਤ੍ਰਿਨਾਵੁਤ ਯਾਹਿ _ਬਧਿਯੋ _ਉਡਿ ਬੀਚ _ਨਭੈ। 
ਫੁਨਿ ਮਾਰਿ ਡਰੀ ਬਕਈ ਸਭ _ਗੋਪਨ ਦਾਨ ਦਯੋ ਇਹ ਕਾਨ੍ਹ _ਅਭੈ। 
ਸੁਨੀਐ ਪਤਿ ਕੋਟਿ ਉਪਾਵ ਕਰੋ ਕੋਊ ਪੈ ਇਹ ਸੋ ਸੁਤ ਨਾਹਿ ਨਭੈ। ੩੯੨। 


ਗੋਪਨ ਕੀ ਬਿਨਤੀ ਸੁਨੀਐ ਪਤਿ ਧਿਆਨ ਧਰੈ ਇਹ ਕੋ_ਰਣਗਾਮੀ। 
ਧਿਆਨ ਧਰੈ ਇਹ ਕੋ ਮੁਨਿ ਈਸਰ ਧਿਆਨ ਧਰੈ ਇਹ ਕਾਇਰ ਕਾਮੀ। 
ਧਿਆਨ ਧਰੈ ਇਹ ਕੋ ਸੁ ਤ੍ਰਿਯਾ ਸਭ ਧਿਆਨ ਧਰੈ ਇਹ ਦੇਖਨ ਬਾਮੀ। 
ਸਤਿ ਲਖਿਯੋ ਹਮ ਕੈ ਕਰਤਾ ਜਗ ਸਤਿ ਕਹਿਯੋ ਮਤ ਕੈ ਨਹਿ ਖਾਮੀ। ੩੯੩। 


ਹੈ ਭਗਵਾਨ ਬਲੀ _ਪ੍ਰਗਟਿਯੋ ਸਭ _ਗੋਪ ਕਹੈ _ਪੁਤਨਾ ਇਨ ਮਾਰੀ। 
ਰਾਜ _ਬਿਭੀਛਨ _ਯਾਹਿ ਦਯੋ ਇਨ ਹੀ ਕੁਪਿ ਰਾਵਨ ਦੈਤ ਸੰਘਾਰੀ। 
ਰਛ ਕਰੀ ਪੁਲਾਦਹਿ ਕੀ ਇਨ ਹੀ _ਹਰਨਾਖਸ ਕੀ ਉਰ _ਫਾਰੀ। 

ਨੰਦ ਸੁਨੋ ਪਤਿ ਲੋਕਨ ਕੈ ਇਨ ਹੀ ਹਮਰੀ ਅਬ ਦੇਹ ਉਬਾਰੀ। ੩੯੪। 


ਹੈ ਸਭ ਲੋਗਨ ਕੋ ਕਰਤਾ ਬ੍ਰਿਜ ਭੀਤਰ ਹੈ ਕਰਤਾ ਇਹ _ਲੀਲਾ। 
ਸਿਖ੍ਯਨ ਕੋ _ਬਰਤਾ ਹਰਿ ਹੈ ਇਹ ਸਾਧਨ ਕੋ_ਹਰਤਾ ਤਨ ਹੀਲਾ। 
ਰਾਖ ਲਈ ਇਨ ਹੀ ਸੀਅ ਕੀ ਪਤਿ ਰਾਖਿ ਲਈ ਤ੍ਰਿਯ ਪਾਰਥ _ਸੀਲਾ। 
ਗੋਪ ਕਹੈ ਪਤਿ ਸੋ ਸੁਨੀਐ ਇਹ ਹੈ ਕ੍ਰਿਸਨੰ ਬਰ ਬੀਰ ਹਠੀਲਾ। ੩੯੫। 


ਦਿਨ ਬੀਤ ਗਏ ਚਕਏ ਗਿਰਿ ਕੇ ਹਰਿ ਜੀ ਬਛਰੇ ਸੰਗ ਲੈ ਬਨਿ ਜਾਵੈ। 
ਜਿਉਂ ਧਰ ਮੂਰਤਿ ਘਾਸੁ ਚੁਗੈ ਭਗਵਾਨ ਮਹਾ ਮਨ ਮੈ ਸੁਖ ਪਾਵੈ। 
ਲੈ ਮੁਰਲੀ ਅਪੁਨੇ ਕਰ ਮੈ ਕਰਿ ਭਾਵ ਘਨੇ ਹਿਤ ਸਾਥ ਬਜਾਵੈ। 
ਮੋਹਿ ਰਹੈ ਜੁ ਸੁਨੈ ਪਤਨੀ ਸੁਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ। ੩੯੬। 


ਕੁਪ ਕੈ ਜਿਨਿ ਬਾਲਿ ਮਰਿਓ ਛਿਨ ਮੈ ਅਰੁ ਰਾਵਨ ਕੀ ਜਿਨਿ ਸੈਨ ਮਰੀ ਹੈ। 
ਜਾਹਿ ਬਿਭੀਛਨ ਰਾਜ ਦਯੋ ਛਿਨ ਮੈ ਜਿਹ ਕੀ ਤਿਹ ਲੰਕ ਕਰੀ ਹੈ। 

ਮੁਰ ਮਾਰਿ ਦਯੋ _ਘਟਿਕਾਨ ਕਰੀ ਰਿਪੁ ਜਾ _ਸੀਅ ਕੀ ਜੀਯ ਪੀਰ ਹਰੀ ਹੈ। 
ਸੋ ਬ੍ਰਿਜ ਭੂਮਿ ਬਿਖੈ ਭਗਵਾਨ ਸੁ ਗਊਅਨ ਕੈ ਮਿਸ ਖੇਲ ਕਰੀ ਹੈ। ੩੯੭। 


ਕ੍ਰਿਸਨਾਵਤਾਰ ੧੩੭ 


ਨਵੱਲਆਂ ਨੇ ਨੰਦ ਲੀ ਨੂੰ /ਕੈਹਾ -- 


ਧਿਆਨ ਧਰਦੇ ਹਨ। ਅਸੀਂ ਨਿਸਚੇ ਪੂਰਵਕ ਜਾਣ ਲਿਆ ਹੈ (ਕਿ ਇਹੀ) ਜਗ _ਦਾ ਕਰਤਾ 
ਹੈ। (ਇਹ ਗੱਲ) ਸੌਂਚੀ ਕਹੀ ਹੈ; ਇਸ ਵਿਚ ਬੁੱਧੀ ਦੀ ਕੋਈ ਕਚਿਆਈ ਨਹੀਂ _ਹੈ।੩੯੩। 


ਹੈ, ਇਸੇ ਨੇ ਪੂਤਨਾ ਮਾਰੀ ਹੈ। ਇਸੇ ਨੇ _ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਕ੍ਰੋਧ 
ਕੇ ਰਾਵਣ ਦੈੱਤ ਨੂੰ ਮਾਰਿਆ ਹੈ। ਇਸੇ ਨੇ _ਹਿਰਨਾਖਸ਼ _(ਹਿਰਣਯਕਸ਼ਿਪੁ) _ਦੀ 
ਕੇ ਪ੍ੁਹਿਲਾਦ ਭਗਤ ਦੀ ਰਖਿਆ ਕੀਤੀ ਸੀ। ਹੇ ਨੰਦ! ਸੁਣੋ, ਇਸੇ ਨੇ ਇੰਦਰ 
ਸ਼ਰੀਰਾਂ ਨੂੰ ਬਚਾਇਆ _ ਹੈ।੩੯੪। 

(ਜੋ) ਸਾਰੇ ਲੋਕਾਂ ਦਾ ਕਰਤਾ ਹੈ, ਓਹੀ (ਕ੍ਰਿਸ਼ਨ 
ਕਰ ਰਿਹਾ ਹੈ। (ਇਹੀ) ਸ਼ਿਸ਼ਾਂ ਨੂੰ ਵਰ ਦੇਣ 


ਜੋ ਸੁਣਦੀਆਂ _ਹਨ, (ਉਹ) ਮੋਹਿਤ ਹੋ ਜਾਂਦੀਆਂ ਹਨ 

(ਜੋ) ਹੋਰ _ਕੋਈ _ਵੀ ਸੁਣਦਾ ਹੈ, _(ਉਹ ਵੀ) ਮੋਹਿਆ ਜਾਂਦਾ ਹੈ।੩੯੬। 
ਨੇ ਨੂੰ ਛਿਣ ਭਰ ਵਿਚ ਮਾਰ ਦਿੱਤਾ ਹੈ ਅਤੇ ਜਿਸ 
ਮਾਰ ਦਿੱਤੀ ਹੈ। ਜਿਸ ਨੇ ਛਿਣ ਵਿਚ ਹੀ ਵਿਭੀਸ਼ਣ ਨੂੰ ਰਾਜ ਦੇ 
ਨੇ ਲੰ ਦੀ ਕਰ ਦਿੱਤੀ ਸੀ। ਜਿਸ ਨੇ ਮੁਰ ਦੈੱਤ ਨੂੰ ਮਾਰਿਆ 
ਅਤੇ ਕੁੰਭਕਰਨ ਅਤੇ ਹਾਥੀ ਦੇ ਵੈਰੀ (ਗ੍ਰਾਹ) ਨੂੰ ਨਸ਼ਟ (ਕਰ ਦਿੱਤਾ ਸੀ); ਫਿਰ ਜਿਸ 
ਪੀੜ _ਹਰ _ਲਈ ਸੀ, _ਓਹੀ _ਭਗਵਾਨ _ਬ੍ਰਜ-ਭੂਮੀ ਵਿਚ _ਗਊਆਂ 

ਨਾਲ _ਲੀਲਾ _ਕਰ ਰਿਹਾ _ਹੈ। _੩੯੭। 


ਰ੍ 


੧੩੮ 


ਸੀ _ਦਸਮ-ਗ੍ਰੰਥ _ਸਾਹਿਬ 


ਜਾਹਿ ਸਹੰਸੂ _ਫਨੀ ਤਨ ਊਪਰਿ ਸੋਇ ਕਰੀ ਜਲ ਭੀਤਰ ਕ੍ਰੀੜਾ। 
ਜਾਹਿ _ਬਿਭੀਛਨ ਰਾਜ ਦਯੋ _ਅਰੁ ਜਾਹਿ ਦਈ ਕੁਪਿ ਰਾਵਨ ਪੀੜਾ। 
ਜਾਹਿ ਦਯੋ ਕਰ ਕੈ ਜਗ ਭੀਤਰ ਜੀਵ ਚਰਾਚਰ ਅਉ ਗਜ ਕੀੜਾ। 
ਖੇਲਤ ਸੋ ਬ੍ਰਿਜ ਭੂਮਿ ਬਿਖੈ ਜਿਨਿ ਕੀਲ ਸੁਰਾਸੁਰ ਬੀਚ ਝਗੀੜਾ। ੩੯੮। 


ਬੀਰ _ਬਡੇ _ਦੁਰਜੋਧਨ ਆਦਿਕ ਜਾਹਿ ਮਰਾਇ ਡਰੇ _ਰਨਿ ਛਤ੍ਹੀ। 
ਜਾਹਿ ਮਰਿਯੋ ਸਿਸੁਪਾਲ ਰਿਸੈ ਕਰਿ ਰਾਜਨ ਮੈ ਕ੍ਰਿਸਨੰ ਬਰ ਅਤ੍ਹੀ। 
ਖੇਲਤ ਹੈ ਸੋਊ ਗਊਅਨ ਮੈ ਜੋਊ ਹੈ ਜਗ ਕੋ ਕਰਤਾ ਬਧ ਸਤ੍ਰੀ। 
ਆਗਿ ਸੋ ਧੂਮੂ ਲਪੇਟਤ ਜਿਉਂ ਫੁਨਿ ਗੋਪ ਕਹਾਵਤ ਹੈ ਇਹ ਛਤ੍ਰੀ। ੩੯੯। 


ਕਰ ਜੁਧ ਮਰੇ ਇਕਲੇ ਮਧੁ _ਕੀਟਭ ਰਾਜੁ ਸਤਕ੍ਰਿਤ ਕੋ ਜਿਹ ਦੀਆ। 
ਕੁੰਭਕਰਨ ਮਰਿਯੋ ਜਿਨਿ ਹੈ ਅਰੁ ਰਾਵਨ ਕੋ ਛਿਨ ਮੈ ਬਧ ਕੀਆ। 
ਰਾਜੁ ਬਿਭੀਛਨ ਦੇ ਕਰਿ ਆਨੰਦ ਅਉਧਿ _ਚਲਿਯੋ ਸੈਗਿ ਲੈ ਕਰਿ ਸੀਆ। 
ਪਾਪਨ ਕੇ ਬਧ ਕਾਰਨ ਸੋ ਅਵਤਾਰ ਬਿਖੈ ਬ੍ਰਿਜ ਕੇ ਅਬ ਲੀਆ। 800। 


ਉਪਮਾ ਹਰਿ ਕੀ ਕਰੀ ਗੋਪਨ ਤਉ ਪਤਿ ਗੋਪਨ ਬਾਤ ਕਹੀ ਹੈ। 
ਇਹ ਜਿਲ ਰਿ ਰਚੀ ਚ ਹੀ ਕੀਤੀ ਸੜੀ ਸੀਰੀ 
ਕਹਿਯੋ ਬਸੁਦੇਵਹਿ ਕੋ _ਦਿਜ ਤਾਹਿ ਮਿਲਿਯੋ ਫੁਨਿ ਮਾਨਿ ਇਹੀ ਹੈ। 
`ਇਰ ਕੋ ਫੁਨਿ ਮਾਰਨ ਆਯੋ ਸੁ ਤਾਹੀ ਕੀ ਦੇਹ ਗਈ ਨ ਰਹੀ ਹੈ। ੪0੧। 


ਅਥ ਇੰਦੂ ਆਇ ਦਰਸਨ ਕੀਆ ਅਰੁ ਬੇਨਤੀ ਕਰਤ _ਭੁਯਾ 
੭ਵੀਯ” 
ਜਿ ਜਦਕਿ ਪਰੀ ਪਿ ਤਉ 
ਪਾਪਨ ਕੇ ਬਖਸਾਵਨ ਕੋ ਹਰਿ ਕੇ ਤਰਿ ਪਾਇਨ ਸੀਸ ਨਿਵਾਯੋ। 


ਅਉਰ ਕਰੀ ਬਿਨਤੀ ਹਰਿ ਕੀ ਅਤਿ ਹੀ ਤਿਹ ਤੋ ਭਗਵਾਨ ਰਿਝਾਯੋ। 
ਚੂਕ ਭਈ ਹਮ ਤੇ ਕਹਿਯੋ ਸਕੂ ਸੁ ਕੈ ਹਰਿ ਜੀ ਤੁਮ ਕੌ ਨਹਿ ਪਾਯੋ। ੪0੨। 


ਹਮ ਨ ਹਮ ੨ 


੨ 


ਤੂ ਜਗ ਕੋ ਕਰਤਾ ਕਰੁਨਾਨਿਧਿ ਤੂ ਸਭ ਲੋਗਨ ਕੋ ਕਰਤਾ ਹੈ। 

ਤੂ ਮੁਰ ਕੋ _ਮਰੀਯਾ ਰਿਪੁ ਰਾਵਨ ਭੂਰਿਸਿਲਾ ਤ੍ਰੀਯਾ ਕੋ _ਭਰਤਾ ਹੈ। 
ਤੂ ਸਭ ਦੇਵਨ ਕੋ ਪਤਿ ਹੈ ਅਰੁ ਸਾਧਨ ਕੇ ਦੁਖ ਕੋ ਹਰਤਾ ਹੈ। 

ਜੋ ਤੁਮਰੀ ਕਛੁ ਭੂਲ ਕਰੈ ਤਿਹ ਕੇ ਫੁਨਿ ਤੂ ਤਨ ਕੋ ਮਰਤਾ ਹੈ। ੪0੩। 


2 
2 
“ਨ 


ਕ੍ਰਿਸਨਾਵਤਾਰ 


ਰੁ 
ਰੰ 
ਸ 


੭ 

ਹੇ 

ਮਹ 

ਕੂ 
ਟੂਕ” 
ਬੈਨ 


ਨੇ ਦੁਰਕੋਧਨ ਵਰਗੇ ਵੱਡ ਵਡ ੂਰਵੀਰ ਹੀਰ ਵਿਚ 


8 
ਘੈ 
1 
ਨੀ 
ਨ 
ਭੂ 
ਨੂ 


ਵਿਜੇ 443 ਜਰਨਲ ਵਿਚ. ਜੋਸਲ ਅਤ ਨਿਹ 8। ਜੰ ਸਤ ਬਰੀ ਮਰ 
ਨੂੰ ਬੋਧ ਕਰਨ _ਵਾਲਾ ਹੈ, ਉਹੋ _(ਗੁਆਲਾ ਹੋ ਕੇ) ਗਊਆਂ ਵਿਚ ਖੇਡ _ਕਰਦਾ 
ਅੱਗ ਧੂੰਏ ਨਾਲ ਲਿਪਟੀ ਹੋਈ ਹੁੰਦੀ ਹੈ, (ਇਸੇ ਤਰ੍ਹਾਂ ਹੀ) ਇਹ ਛਤ੍ਰੀ ਹੋ ਕੇ 
ਗੁਆਲਾ _ਅਖਵਾਉ'ਦਾ ਹੈ।੩੯੯। 
ਜਿਸ ਨੇ ਇਕੱਲਿਆਂ ਹੀ ਮਧੁ ਤੇ 
ਇੰਦਰ (ਨੂੰ ਸੁਅਰਗ _ਦਾ) _ਰਾਜ ਦਿੱਤਾ _ਸੀ। 


। 
ੜੌ ਕੰ 8 


ਵਿਚ _ ਅਵਤਾਰ ਧਾਰਨ ਕੀਤਾ _ਹੈ। 
ਰੀ ਰੀ 
ਸੁਆਮੀ (ਨੰਦ) ਨੇ ਇਹ ਗੱਲ ਕਹੀ ਕਿ ਗਰਗ (ਮੁਨੀ) ਨੇ ਆ ਕੇ ਇਸ ਦੇ ਬਲ ਬਾਰੇ 
ਸਾਨੂੰ ਕਿਹਾ ਸੀ, ਉਸ ਦੀ ਗੌਲ ਸਹੀ ਹੈ। ਪੰਡਿਤ (ਮੁਨੀ) ਨੇ ਕਿਹਾ ਸੀ, ਬਸੁਦੇਵ ਦਾ 
ਹੋ ਨੂੰ ਦਰਗਾਹ ਤੋਂ ਮਾਣ ਮਿਲਿਆ ਹੈ। ਜੋ ਵੀ ਇਸ ਨੂੰ ਮਾਰਨ 
ਲਈ ਆਇਆ ਸੀ, ਉਸ ਦੀ ਦੇਹ ਨ ਰਹੀ, ਨਸ਼ਟ ਹੋ ਗਈ।80੧। 
ਆ 


ਕੇ ਦਰਸ਼ਨ ਕੀਤਾ ਅਤੇ ਬੇਨਤੀ ਕਰਨ ਲਗਾ 


ਇਕ ਦਿਨ ਸ੍ਰੀ ਕ੍ਰਿਸ਼ਨ ਬਨ ਨੂੰ ਗਏ, ਤਦੋਂ ਇੰਦਰ (ਆਪਣਾ) ਅਭਿਮਾਨ ਤਿਆਗ 
ਕੋਲ ਆਇਆ। _(ਆਪਣੇ) ਪਾਪਾਂ ਨੂੰ _ਬਖਸ਼ਾਉਣ ਲਈ _(ਉਸ ਨੇ) ਕ੍ਰਿਸ਼ਨ 
ਉਤੇ ਸੀਸ ਨਿਵਾਇਆ ਅਤੇ (ਸਰੀ ਕ੍ਰਿਸ਼ਨ ਅਗੇ) ਹੋਰ ਵੀ _ਬਹੁਤ ਬੇਨਤੀ 
ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਿਆ। ਇੰਦਰ ਨੇ ਕਿਹਾ--ਮੈਰੇ ਪਾਸੋਂ ਭੁਲ 


4 % 
% < 


(ਰਾਮ) ਅਤੇ 'ਭੂਰਿਸਿਲਾ` _ (ਨਰਕਾਸੂਰ) ਦੀਆਂ ਇਸਤਰੀਆਂ _ਦੇ ਸੁਆਮੀ ਹੋ। ਤੁਸੀਂ 
ਸਾਰੇ ਦੇਵਤਿਆਂ ਦੇ ਸੁਆਮੀ ਹੋ. ਅਤੇ ਸਾਰੇ ਸਾਧਾਂ ਦੇ ਦੁਖ ਨੂੰ ਨਸ਼ਟ ਕਰਨ _ਵਾਲੇ ਹੋ। 
ਜੋ ਕੋਈ ਤੁਹਾਡੀ ਕੁਝ ਭੁਲ ਕਰਦਾ ਹੈ, ਫਿਰ ਤੁਸੀਂ ਉਸ ਦੇ ਸ਼ਰੀਰ ਨੂੰ ਨਾਸ਼ ਕਰ ਦੇਣ 


ਵਾਲੇ ਹੋ।੪0੩। 


੧੪0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਸੁਨਿ ਕਾਨ੍ਹ ਸਤਕ੍ਰਿਤ ਕੀ ਉਪਮਾ ਤਬ ਕਾਮ ਸੁ _ਧੇਨ ਗਊ ਚਲਿ ਆਈ। 
ਆਇ ਕਰੀ ਉਪਮਾ ਹਰਿ ਕੀ ਬਹੁ _ਭਾਤਿਨ ਸੋ ਕਬਿ ਸਯਾਮ ਬਡਾਈ। 
ਗਾਵਤ ਹੀ ਗੁਨ ਕਾਨਰ ਕੇ ਇਕ ਕਿੰਕਰ ਆਇ ਗਈ ਹਰਿ ਪਾਈ। 
ਸ੍ਯਾਮ ਕਰੋ ਉਪਮਾ _ਕਹਿਯੋ” ਪਤਿ ਸੋ ਉਪਮਾ ਬਹੁ _ਭਾਤਿਨ ਭਾਈ। _੪08। 


ਕਾਨਰ ਕੇ ਪਗ ਪੂਜਨ ਕੋ ਸਭ ਦੇਵਪੁਰੀ ਤਜਿ ਕੈ ਸੁਰ ਆਏ। 
ਪਾਇ ਪਰੇ ਇਕ ਪੂਜਤ ਭੇ ਇਕ ਨਾਚ ਉਠੇ ਇਕ ਮੰਗਲ ਗਾਏ। 
ਸੇਵ ਕਰੈ ਹਰਿ ਕੀ ਹਿਤ ਕੈ ਕਰਿ ਆਵਤ ਕੇਸਰ ਧੂਪ ਜਗਾਏ। 
ਦੈਤਨ ਕੋ ਬਧ ਕੈ ਭਗਵਾਨ ਮਨੋ ਜਗ ਮੈ ਸੁਰ ਫੇਰਿ ਬਸਾਏ। ੪0੫। 


ਦੰਹਰਾ 
ਦੇਵ ਸਕ ਆਦਿਕ ਸਭੈ ਸਭ ਤਜਿ ਕੈ ਮਨਿ ਮਾਨ। 
ਹੈ ਇਕਤੁ _ਕਰਨੈ ਲਗੇ ਕ੍ਰਿਸਨ ਉਸਤਤੀ _ਬਾਨਿ। ੪0੬। 
ਕਾ/ਥਤੁ 


ਪ੍ਰੇਮ ਭਰੇ ਲਾਜ ਕੇ ਜਹਾਜ ਦੋਊ ਦੇਖੀਅਤ ਬਾਰਿ ਭਰੇ ਅਭੂਨ ਕੀ ਆਭਾ ਕੋ ਧਰਤ ਹੈ। 
ਸੀਲ ਕੇ ਹੈ ਸਿੰਧੁ ਗੁਨ ਸਾਗਰ ਉਜਾਗਰ ਕੇ ਨਾਗਰ ਨਵਲ ਨੈਨ ਦੋਖਨ ਹਰਤ ਹੈ। 
ਸਤ੍ਨ ਸੰਘਾਰੀ ਇਹ ਕਾਨ੍ਹ ਅਵਤਾਰੀ ਜੂ ਕੇ ਸਾਧਨ ਕੋ ਦੇਹ ਦੂਖ ਦੂਰ ਕੋ ਕਰਤ ਹੈ। 
ਮਿਤ੍ਰ ਪ੍ਰਿਤਿਪਾਰਕ ਏ ਜਗ ਕੇ ਉਧਾਰਕ ਹੈ ਦੇਖ ਕੈ ਦੁਸਟ ਜਿਹ ਜੀਯ ਤੇ ਜਰਤ ਹੈ। 807। 


੭ਾਵੀਯ੍ਾ 
ਕਾਨ੍ਹ ਕੋ ਸੀਸ ਨਿਵਾਇ ਸਭੈ ਸੁਰ ਆਇਸੁ ਲੈ ਚਲ ਧਾਮਿ ਗਏ ਹੈ। 
ਗੋਬਿੰਦ ਨਾਮ ਧਰਿਯੋ ਹਰਿ ਕੋ ਇਹ ਤੈ ਮਨ ਆਨੰਦ ਯਾਦ ਭਏ ਹੈ। 
ਰਾਤਿ ਪਰੇ ਚਲਿ ਕੈ ਭਗਵਾਨ ਸੁ ਡੇਰਨਿ ਆਪਨ ਬੀਚ ਅਏ ਹੈ। 
ਪ੍ਰਤਿ ਭਏ ਜਗ ਕੇ ਦਿਖਬੇ ਕਹੁ ਕੀਨ ਸੁ ਸੁੰਦਰ ਖੇਲ ਨਏ ਹੈ। ੪0੮। 


ਨ _ਲਰਨਨੰ _/ਨ#7/ਏ _ਨਆਪਤਨ/ 


ਕ੍ਰਿਸਨਾਵਤਾਰ ੧੪੧ 


ਜਦੋਂ ਇੰਦਰ ਨੇ ਕਾਨ੍ਹ ਦੀ ਸਿਫ਼ਤ _ਕੀਤੀ ਤਦੋਂ _ਕਾਮਧੇਨ ਗਊ ਚਲ _ਕੇ (ਕ੍ਰਿਸ਼ਨ 
ਕੋਲ) ਆ ਗਈ। (ਉਸ ਨੇ ਵੀ) ਆ ਕੇ ਕ੍ਰਿਸ਼ਨ ਦੀ ਬਹੁਤ ਤਰ੍ਹਾਂ ਨਾਲ ਉਪਮਾ ਕੀਤੀ, 
ਕਵੀ _ਸ਼ਿਆਮ ਕਹਿੰਦੇ ਹਨ, (ਉਹ ਬਹੁਤ) ਵਡਿਆਈ _ਸੀ। ਕ੍ਰਿਸ਼ਨ ਦੇ ਗੁਣ ਗਾਉਂਦਿਆਂ 
ਹੋਇਆਂ ਇਕ ਦੇਵ ਕੰਨਿਆਂ ਕ੍ਰਿਸ਼ਨ ਕੋਲ ਆ ਗਈ। ਉਸ ਨੇ (ਆਪਣੇ) ਸੁਆਮੀ (ਇੰਦਰ) 
ਨੂੰ ਕਿਹਾ -- ਕ੍ਰਿਸ਼ਨ ਦੀ ਉਪਮਾ ਕਰੋ, ਉਹ _ਉਪਮਾ (ਮੈਨੂੰ) ਬਹੁਤ ਤਰ੍ਹਾਂ _ਨਾਲ ਚੰਗੀ 
ਲਗਦੀ _ਹੈ।੪0੪। 


ਕ੍ਰਿਸ਼ਨ ਦੇ ਚਰਨ _ਪੂਜਣ ਲਈ ਸਾਰੇ _ਦੇਵਤੇ (ਆਪਣੀ) ਪੁਰੀ _(ਸੁਅਰਗ) ਨੂੰ _ਛਡ 
(ਬੁਜ ਵਿਚ) ਆ ਗਏ ਹਨ। (ਕਈ) ਇਕ (ਕ੍ਰਿਸ਼ਨ ਦੇ) ਚਰਨੀ ਪੈ ਰਹੇ ਹਨ, ਇਕ 
ਰਹੇ ਹਨ, ਇਕ _ਨਚ ਰਹੇ ਹਨ, (ਇਕ) ਮੰਗਲ-ਗੀਤ ਗਾ ਰਹੇ ਹਨ। (ਕਈ) 
ਕੇ ਕ੍ਰਿਸ਼ਨ ਦੀ ਸੇਵਾ ਕਰਦੇ ਹਨ ਅਤੇ (ਕਈ) ਹੱਥ ਵਿਚ ਕੇਸਰ ਤੇ ਧੂਪ ਜਗਾ 
ਰਹੇ 


ਕੇ ਲਿਆ ਹਨ। (ਇਸ ਤਰ੍ਹਾਂ ਪਤਾ ਲਗਦਾ ਹੈ) ਮਾਨੋ ਦੈਂਤਾਂ ਦਾ ਬੱਧ ਕਰ ਕੇ ਭਗਵਾਨ 
ਨੇ _ਦੇਵਤਿਆਂ ਨੂੰ ਜਗਤ _ਵਿਚ ਫਿਰ ਤੋਂ ਵਸਾ ਲਿਆ ਹੈ।੪0੫। 
ਦੰਹਰਾ 


ਇੰਦਰ ਆਦਿਕ ਸਾਰੇ _ਦੇਵਤੇ ਮਨ ਵਿਚ ਸਾਰਾ ਅਭਿਮਾਨ ਛਡ ਕੇ ਅਤੇ ਇਕੱਠੇ 
ਹੋਕੇ _ਕ੍ਰਿਸ਼ਨ _ਦੀ _ਉਸਤਤ _ ਦੀ _ ਬਾਣੀ _ਉਚਾਰਨ _ ਲਗੇ _ਹਨ।80੬। 
ਕਾ/ਸੱਤਾ 

(ਕ੍ਰਿਸ਼ਨ ਅਤੇ _ਬਲਰਾਮ) ਦੋਵੇਂ ਪ੍ਰੇਮ `ਤੇ _ਲੱਜਾ _ਦੇ _ਭਰੇ ਹੋਏ ਜਹਾਜ਼ ਦਿਸਦੇ ਹਨ 
ਅਤੇ ਪਾਣੀ ਨਾਲ _ਭਰੇ ਹੋਏ _ਬਦਲਾਂ _ਦੀ ਸੁੰਦਰਤਾ ਨੂੰ ਧਾਰਨ _ਕਰ ਹਨ। _ਸ਼ੀਲ ਦੇ 
ਸਮੁੰਦਰ _ਅਤੇ _ਗੁਣਾਂ ਦੇ _ਸਾਗਰ ਰੂਪ _ਵਿਚ _ਉਜਾਗਰ _ਹੋ__ਰਹੇ ਹਨ; ਚੰਚਲ _ਤੇ _ ਸੁੰਦਰ 
ਅੱਖਾਂ ਨਾਲ ਦੁਖਾਂ ਨੂੰ ਨਸ਼ਟ ਕਰ ਰਹੇ _ਹਨ। _ਵੈਰੀਆਂ ਨੂੰ ਨਾਸ਼ ਕਰਨ ਵਾਲੇ, ਇਹ ਕ੍ਰਿਸ਼ਨ 
ਜੀ ਅਵਤਾਰੀ (ਪੁਰਸ਼ ਹਨ) ਅਤੇ ਸਾਧਾਂ ਦੇ ਸ਼ਰੀਰਾਂ ਦੇ ਦੁਖ 


ਕ੍ਰਿਸ਼ਨ ਨੂੰ ਸੀਸ _ਨਿਵਾ ਕੇ ਅਤੇ ਆਗਿਆ ਲੈ ਕੇ ਸਾਰੇ ਦੇਵਤੇ (ਆਪੋ ਆਪਣੇ) 
ਘਰਾਂ ਨੂੰ ਚਲੇ ਗਏ _ਹਨ। (ਉਨ੍ਹਾਂ ਨੇ) ਕ੍ਰਿਸ਼ਨ ਦਾ ਨਾਂ ਗੋਬਿੰਦ” ਧਰ ਦਿੱਤਾ ਹੈ, ਇਸ ਕਰ 
ਕੇ (ਸਾਰੇ ਦੇਵਤੇ) ਮਨ ਵਿਚ _ਆਨੰਦਿਤ ਹੋ__ਰਹੇ _ਹਨ। ਇਧਰ _ਰਾਤ ਪੈਣ ਤੇ ਭਗਵਾਨ 
(ਕ੍ਰਿਸ਼ਨ ਵੀ) ਉਥੋਂ (ਚਲ ਕਰ ਕੇ) ਆਪਣੇ ਡੇਰੇ ਆ _ਗਏ। ਪ੍ਰਭਾਤ ਹੁੰਦੇ ਹੀ ਜਾਗ ਕੇ 
ਜਗਤ _ਨੂੰ ਵੇਖਣ ਲਈ (ਉਨ੍ਹਾਂ ਨੇ) ਨਵੇਂ ਨਵੇਂ ਖੇਲ _ਕੀਤੇ _ਹਨ। _੪0੮। 
/ਟੈਲੇ ਡੀ ਲਾੰਝਤ੍ਹ ਨਾਟਕ ਗੁੱਥ ਦੇ /ਕੈਸ਼ਨਾਵਤਾਰ ਦੇ “ਲੈਟਰ ਭਲ ਠਖਸ਼ਾਫਨ” 

ਨਾਂ ਦੇ _ਅਓ%ਏ ਦੀ _ਆਆ੫ਤ0 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਨੰਦ ਕੋ ਬਰੁਨ ਬਾਧ ਕਰਿ ਲੈ ਗਏ 
ਹਵੀਯਾਂ 
ਨਿਸਿ ਏਕ ਦ੍ਰਾਦਸਿ ਕੇ ਹਰਿ _ਤਾਤ _ਚਲਿਯੋ ਜਮੁਨਾ ਮਹਿ ਨ੍ਹਾਵਨ ਕਾਜੈ। 
ਆਹਿ ਪਰਿਓ ਜਲ ਮੈ ਬਰੁਨੈ ਗਜ ਕੋਪਿ ਗਹਿਯੋ ਸਭ ਜੋਰਿ ਸਮਾਜੈ। 
ਬਾਧ ਚਲੇ ਸੈਗਿ ਲੈ ਬਰੁਨੈ ਪਹਿ ਕਾਨਰ ਕੇ ਬਿਨੁ ਹੀ ਕੁਪਿ ਗਾਜੈ। 
ਜਾਇ ਕੈ ਠਾਢਿ ਕਰਿਓ ਜਬ ਹੀ ਪਹਿਚਾਨ ਲਯੋ _ਦਰੀਆਵਨ ਰਾਜੈ। ੪0੯। 


ਨੰਦ ਬਿਨਾ ਪੁਰਿ ਸੁੰਨ ਭਯੋ ਸਭ ਹੀ ਮਿਲ ਕੈ ਹਰਿ ਜੀ ਪਹਿ ਆਏ। 
ਆਇ ਪ੍ਰਨਾਮ ਕਰੇ ਪਰ _ਪਾਇਨ ਨੰਦ ਤ੍ਰਿਯਾਦਿਕ ਤੇ ਘਿਘਿਆਏ। 
ਕੈ ਬਹੁ ਭਾਤਨ ਸੋ ਬਿਨਤੀ ਕਰਿ ਕੈ ਭਗਵਾਨ ਕੋ ਆਇ ਰਿਝਾਏ। 
ਮੋ ਪਤਿ ਆਜ ਗਏ ਉਠ ਕੈ ਹਮ ਢੂੰਢਿ ਰਹੇ ਕਹੂੰਐ ਨਹੀ ਪਾਏ। ੪੧0। 


ਤਾਤ ਕਹਿਓ ਹਸਿ ਕੈ ਜਸੁਧਾ ਪਹਿ ਤਾਤ ਲਿਆਵਨ ਕੌ ਹਮ ਜੈ ਹੈ। 
ਸਾਤ ਅਕਾਸ ਪਤਾਲ ਸੁ ਸਾਤਹਿ ਜਾਇ ਜਹੀ ਤਹ ਜਾਹੀ ਤੇ ਲਿਯੈ ਹੈ। 
ਜੋ ਮਰ ਗਿਓ ਤਉ ਜਾ ਜਮ ਕੇ ਪੁਰਿ ਅਯੁਧ ਲੈ ਕੁਪਿ ਭਾਰਥ ਕੈ ਹੈ। 


ਕੋ ਆਨਿ ਮਿਲਾਇ ਹਉ ਹਉ ਕਿਹ ਜਾਇ ਰਮੇ ਤਊ ਜਾਨ ਨ ਦੈ ਹੈ। ੪੧੧। 


ਗੋਪ ਪ੍ਰਨਾਮ ਗਏ ਕਰ ਕੈ ਗ੍ਰਿਹਿ ਤੋਂ ਹਸਿ ਕੈ ਇਮ ਕਾਨ੍ਹ ਕਹਿਯੋ ਹੈ। 
ਗੋਪਨ ਕੇ ਪਤਿ ਕੋ ਮਿਲ ਹੋ ਇਹ ਝੂਠ ਨਹੀ ਫੁਨ ਸਤਿ ਲਹਿਯੋ_ਹੈ। 
ਗੋਪਨ ਕੇ ਮਨ ਕੋ ਅਤਿ ਹੀ ਦੁਖ ਬਾਤ ਸੁਨੇ ਹਰਿ ਦੂਰਿ ਬਹਿਓ ਹੈ। 
ਛਾਡਿ ਅਧੀਰਜ ਦੀਨ ਸਭੋ ਫੁਨਿ ਧੀਰਜ ਕੋ ਮਨ __ਗਾਢ _ਗਹਿਓ ਹੈ। ੪੧੨। 


ਪ੍ਰਾਤ ਭਏ ਹਰਿ ਜੀ ਉਠ ਕੈ ਜਲ ਬੀਚ ਧਸਿਓ ਬਰਨੈ ਪਹਿ ਆਯੋ। 

ਆਇ ਕੈ ਠਾਢਿ ਭਯੋ ਜਬ ਹੀ ਨਦੀਆ ਪਤਿ ਪਾਇਨ ਸੋ ਲਪਟਾਯੋ। 
ਭ੍ਰਿਤਨ ਮੋ ਅਜਨੇ ਤੁਮ ਤਾਤ ਅਨਿਓ ਬੰਧ ਕੇ ਕਹਿ ਕੈ ਘਿਘਿਆਯੋ। 
ਕਾਨ੍ਹ ਛਿਮਾਪਨ ਦੋਖ ਕਰੋਂ ਇਹ ਭੇਦ ਹਮੈ ਲਖ ਕੈ ਨਹੀ ਪਾਯੋ। ੪੧੩॥। 


ਜਿਨਿ ਰਾਜ ਭਭੀਛਨ" ਰੀਝਿ ਦਯੋ ਰਿਸ ਕੈ ਜਿਨਿ ਰਾਵਨ ਖੇਤ ਮਰਿਓ ਹੈ। 
ਜਾਹਿ ਮਰਿਓ ਮੁਰ ਨਾਮ ਅਘਾਸੁਰ ਪੈ ਬਲਿ ਕੋ ਛਲ ਸੋ ਜੁ ਛਲਿਓ ਹੈ। 
ਜਾਹਿ ਜਲੰਧਰ ਕੀ ਤ੍ਰਿਯ ਕੋ ਤਿਹ ਮੂਰਤਿ ਕੈ ਸਤ ਜਾਹਿ ਟਰਿਯੋ _ਹੈ। 
ਧੰਨ ਹੈ ਭਾਗ ਕਿਧੋ ਹਮਰੇ ਤਿਹ ਕੋ ਹਮ ਪੇਖਬਿ ਆਜੁ ਕਰਿਓ ਹੈ। ੪੧੪। 


“ਬਿਭੀਖਨ” 


ਕ੍ਰਿਸਨਾਵਤਾਰ ੧੪੩ 


ਹੁਣ ਨੰਦ 


0੨੧੨ 


ਵਰਨ ਬੰਨ੍ਹ ਕੇ ਲੈ ਗਏ 
ਮਾਵੀਯ” 

ਦੁਆਦਸ _ਥਿਤ _ਦੀ _ਇਕ _ਰਾਤ ਨੂੰ ਬਾਬਾ _ਨੰਦ ਜਮਨਾ _ਵਿਚ _ਨਹਾਉਣ 
ਚਲਿਆ। ਜਦੋਂ ਨੰਦ ਜਲ ਵਿਚ ਵੜਿਆ ਤਾਂ ਵਰੁਨ (ਦੇਵਤੇ) ਦੇ ਹਾਥੀ ਨੇ ਸਾਰੇ ਸਾਥੀਆਂ 
ਨੂੰ ਇਕੱਠਾ ਕਰ ਕੇ _ ਕ੍ਰੋਧ ਨਾਲ (ਉਸ ਨੂੰ ) ਫੜ ਲਿਆ। (ਨੰਦ ਨੂੰ) ਬੰਨ੍ਹ ਕੇ ਆਪਣੇ 
ਵਰੁਨ ਕੋਲ ਲੈ ਆਇਆ ਹੈ ਅਤੇ ਬਿਨਾ ਕ੍ਰਿਸ਼ਨ ਦੇ ਬਲ ਨੂੰ ਜਾਣੇ ਗੱਜ ਰਿਹਾ _ਹੈ। _ਜਦੋੱ 
(ਉਸ ਨੂੰ) ਲੈ ਜਾ ਕੇ ਖੜਾ ਕੀਤਾ ਤਾਂ ਦਰਿਆਵਾਂ ਦੇ ਰਾਜੇ (ਵਰੁਨ ਨੇ ਉਸ ਨੂੰ) ਪਛਾਣ 
”"ਲਿਆ।੪0੯। 


ਨੰਦ ਤੋ ਬਿਨਾ ਨਗਰ ਸੁੰਨਾ ਹੋ _ਗਿਆ ਅਤੇ ਸਾਰੇ _(ਗਵਾਲੇ) ਮਿਲ ਕੇ ਸੂਰੀ ਕ੍ਰਿਸ਼ਨ 


0੨੧੨ 


<< ਘ 


ਕਰਨ) _ ਗਏ _ (ਪਰ _ ਵਾਪਸ _ਨਹੀਂ _ਆਏ)। ਅਸੀਂ ਲਭ ਚੁਕੇ _ਹਾਂ ਪਰ ਕਿਥੋਂ _ਮਿਲੇ 
ਨਹੀ।੪੧0। 


ਕਾਨੂ ਨੇ ਨਹਾ -- 
ਮਾਵੀਲ” 

ਜਸੋਧਾ ਨੂੰ ਪੁੱਤਰ (ਸ੍ਰੀ ਕ੍ਰਿਸ਼ਨ) ਨੇ ਹਸ ਕੇ ਕਿਹਾ ਕਿ ਪਿਤਾ ਨੂੰ ਲਿਆਉਣ ਲਈ 
ਮੈਂ _ਜਾਵਾਂਗਾ। _ਸੱਤ _ਆਕਾਸ਼ਾਂ _ਅਤੇ _ਸੌਤ _ਪਾਤਾਲਾਂ _ਤਕ _ਜਾਵਾਂਗਾ, ਜਿਥੇ ਵੀ ਗਿਆ ਹੈ, 
ਉਥੋਂ ਹੀ ਜਾ ਕੇ ਲਿਆਵਾਂਗਾ। ਜੇ _ਮਰ ਗਿਆ ਹੋਇਆ, ਤਾਂ ਯਮਲੋਕ ਵਿਚ ਜਾ ਕੇ, 
ਕ੍ਰੋਧਵਾਨ ਹੋਕੇ _ਸ਼ਸਤ੍ਰਾਂ _ਨਾਲ ਯੁੱਧ _ਕਰਾਂਗਾ। ੨ ਕੇ ਮਿਲਾ _ਦਿਆੰਗਾ। 


(ਜਦੋਂ) _ਗਵਾਲੇ ਪ੍ਰਣਾਮ _ਕਰ ਕੇ ਘਰਾਂ 
ਇਉਂ ਕਿਹਾ -- ਮੈਂ ਗਵਾਲਿਆਂ ਦੇ ਸੁਆਮੀ (ਨੰਦ) 
ਨੂੰ ਸੋਚ ਸਮਝ _ਲਵੋ। _ਗਵਾਲਿਆਂ ਦੇ ਮਨ ਵਿਚ (ਜਿਹੜਾ) ਅਧਿਕ ਦੁਖ ਸੀ, (ਉਹ) 
ਕ੍ਰਿਸ਼ਨ ਦੀ ਗੱਲ ਸੁਣ ਕੇ ਦੂਰ ਹੋ ਗਿਆ ਹੈ। ਸਭ ਨੇ ਅਧੀਰਜ ਨੂੰ ਛਡ ਕੇ ਫਿਰ ਧੀਰਜ 


ਤੀ =ੰ 


ਨੂੰ ਮਨ ਵਿਚ ਦ੍ਰਿੜ੍ਹ _ਕਰ ਲਿਆ ਹੈ।੪੧੨। 

ਪ੍ਰਭਾਤ ਹੁੰਦਿਆਂ ਹੀ ਕ੍ਰਿਸ਼ਨ ਉਠ ਕੇ ਜਲ ਵਿਚ ਦਾਖਲ ਹੋਕੇ ਵਰੁਨ (ਦੇਵਤੇ) 
ਕੋਲ ਆਏ। ਜਿਉਂ ਹੀ ਆ ਕੇ (ਸ੍ਰੀ ਕ੍ਰਿਸ਼ਨ ਵਰੁਨ ਕੋਲ) ਖੜੋਤੇ, (ਤਾਂ ਉਸੇ ਵੇਲੇ) ਨਦੀਆਂ 
ਦਾ ਸੁਆਮੀ (ਵਰੁਨ) ਚਰਨਾਂ ਨਾਲ _ਲਿਪਟ _ਗਿਆ। (ਫਿਰ ਕਹਿਣ _ਲਗਾ--) 'ਮੇਰੇ ਸੇਵਕਾਂ 
ਨੇ ਅਠਜਾਣੇ ਹੀ ਤੁਹਾਡੇ ਪਿਤਾ ਨੂੰ ਬੰਨ੍ਹ ਲਿਆਉਂਦਾ ਹੈਂ'-- (ਇਹ ਕਹਿ ਕੇ ਤਰਲੇ ਕਢਣ 


ਨੰਦ 

ਮੈਂ ਜਾਣ 

ਚਲੇ ਗਏ, ਤਦੋਂ ਕਿਸ਼ਨ ਨੇ ਹਸ ਕੇ 
ਨੂ 


ਦਾ) ਸਰੂਪ (ਧਾਰ ਕੇ) ਭੰਗ ਕੀਤਾ_ਹੈ; ਸਾਡੇ 


ਸਤ ਨੂੰ ਪਤੀ 
ਧੰਨਭਾਗ _ ਹਨ _ ਜਿਸ _ਦਾ _ ਦਰਸ਼ਨ _ ਅਸੀਂ _ਅਜ _ ਕੀਤਾ _ਹੈ।੪੧੪। 


ਸੀ _ਦਸਮ-ਗੁੰਥ _ਸਾਹਿਬ 


ਦੰਹਰ” 
ਪਾਇਨ ਪਰ ਕੈ ਬਰਨਿ ਜੂ ਦਯੋ ਨੰਦ ਕਉ ਸਾਥਿ। 
ਕਹਿਯੋ ਭਾਗ ਮੁਹਿ ਧੈਨਿ ਹੈ ਚਲੈ ਪੁਸਤਕਨ ਗਾਥ। _੪੧੫। 
ਮਾਵੀੰਲ” 
ਤਾਤ ਕੋ ਸਾਥ ਲਯੋ ਭਗਵਾਨ _ਚਲਿਯੋ ਪੁਰ ਕੋ ਮਨਿ ਆਨੰਦ ਭੀਨੋ। 
ਬਾਹਰਿ ਲੋਕ ਮਿਲੇ ਬ੍ਰਿਜ ਕੇ ਕਰਿ ਕਾਨ੍ਹ ਪ੍ਰਣਾਮ ਪ੍ਰਾਕੂਮ ਕੀਨੋ। 
ਪਾਇ ਪਰੇ ਹਰਿ ਕੇ ਬਹੁ _ਬਾਰਨ ਦਾਨ ਘਨੋ ਦਿਜ ਲੋਕਨ ਦੀਨੋ। 
ਆਇ ਮਿਲਾਇ ਦਯੋ ਬ੍ਰਿਜ ਕੋ ਪਤਿ ਸਤਿ ਹਮੈ ਕਰਤਾ ਕਰ ਦੀਨੋ। ੪੧੬। 


ਨੱਦ ਭਾਲ 

ਹਵੀਯਾਂ 
ਬਾਹਰਿ ਆਨਿ ਕਹਿਯੋ ਬ੍ਰਿਜ ਕੇ ਪਤਿ ਕਾਨਰ ਹੀ ਜਗ ਕੋ ਕਰਤਾ ਰੇ। 
ਰਾਜ ਦਯੋ ਇਨ ਰੀਝਿ _ਬਿਭੀਛਨਿ ਰਾਵਨ ਸੇ ਰਿਪੁ ਕੋਟਿਕ ਮਾਰੇ। 
ਭ੍ਰਿਤਨ ਲੈ ਬਰੁਣੈ ਬੈਧਿਓ ਤਿਹ ਤੇ ਮੁਹਿ ਆਨਿਓ ਹੈ ਯਾਹੀ ਛਡਾ ਰੇ। 
ਕੈ ਜਗ ਕੋ ਕਰਤਾ ਸਮਝੋ ਇਹ ਕੋ ਕਰਿ ਕੈ ਸਮਝੋ ਨਹੀ ਬਾਰੇ। ੪੧੭। 


ਗੋਪ ਸਭੋ ਅਪੁਨੇ ਮਨ ਭੀਤਰ ਜਾਨਿ ਹਰੀ ਇਹ ਭੇਦ ਬਿਚਾਰਿਓ। 
ਦੇਖਹਿ ਜਾਇ ਬੈਕੁੰਠ ਸਭੈ ਹਮ ਪੈ ਇਹ ਕੈ ਇਹ ਭਾਤਿ ਉਚਾਰਿਓ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੈ ਮੁਖ ਤੇ ਇਮ ਸਾਰਿਓ। 
ਗਿਆਨ ਹੂ ਪਾਰਸੁ ਗੋਪਨ ਲੋਹ ਕੌ ਕਾਨ੍ਹ ਸਭੈ ਕਰਿ ਕੰਚਨ ਡਾਰਿਓ। ੪੧੮। 


ਜਾਨ ਕੈ ਅੰਤਰਿ ਕੋ ਲਖੀਆ ਜਬ _ਰੈਨਿ ਪਰੀ ਤਬ ਹੀ ਪਰਿ ਸੋਏ। 
ਦੂਖ ਜਿਤੇ ਜੁ _ਹੁਤੇ ਮਨ ਮੈ ਤਿਤਨੇ ਹਰਿ ਨਾਮੁ ਕੇ ਲੇਵਤ ਖੋਏ। 
ਆਇ ਗਯੋ ਸੁਪਨਾ ਸਭ ਕੋ ਤਿਹ ਜਾ _ਪਿਖਏ ਤ੍ਰੀਯਾ ਨਰ ਦੋਏ। 
ਜਾਇ ਅਨੂਪ ਬਿਰਾਜਤ ਥੀ ਤਿਹ ਜਾ ਸਮ ਜਾ ਫੁਨਿ ਅਉਰ ਨ ਕੋਏ। ੪੧੯। 


ਸਭ ਗੋਪਿ ਬਿਚਾਰਿ ਕਹਿਯੋ ਮਨ ਮੈ ਇਹ ਬੈਕੁੰਠ ਤੇ ਬ੍ਰਿਜ ਮੋਹਿ ਭਲਾ ਹੈ। 
ਕਾਨ੍ਹ ਸਮੈ ਲਖੀਐ ਨ ਇਹਾ ਓਹੁ ਜਾ _ਪਿਖੀਐ ਭਗਵਾਨ ਖਲਾ_ਹੈ। 
ਗੋਰਸ ਖਾਤ ਉਹਾ ਹਮ ਤੇ ਮੰਗਿ ਜੋ ਕਰਤਾ ਸਭ ਜੀਵ ਜਲਾ ਹੈ। 
ਸੋ ਹਮਰੇ ਗ੍ਰਿਹਿ ਛਾਛਹਿ ਪੀਵਤ ਜਾਹਿ ਰਮੀ ਨਭ ਭੂਮਿ ਕਲਾ ਹੈ। ੪੨0। 


/ਛੱਤਾ ਨੀ ਯਾੰਝੜ੍ਹ ਨਾਟਕ ਗੁੰਥੇ /ਕਰਸਨਾਵਤਾਰੇ ਨੰਦ ਨੂ ਕੋ ਲ੍ਰਣ ਘਨ ਤੇ ਛਡਾਣੇ /ਨਆ/ਇ 
ਲੰਕੁੱਨ _/ਇਥਾਫ ਸਭ _ਗ੫ਨ ਕੱ _/ਨ%ਏ ਅਆਖਤੰ/ 


ਕ੍ਰਿਸਨਾਵਤਾਰ ੧੪੫ 


ਦੰਹਰਾ 

(ਕ੍ਰਿਸ਼ਨ ਦੇ) ਪੈਰੀਂ ਪੈ ਕੇ ਵਰੁਨ ਨੇ ਨੰਦ ਨੂੰ ਨਾਲ ਤੋਰ ਦਿੱਤਾ ਅਤੇ ਕਿਹਾ-- ਮੇਰੇ 
ਧੰਨ _ਭਾਗ _ਹਨ ਕਿ (ਇਹ) ਗਾਥਾ ਪੁਸਤਕਾਂ _ਵਿਚ _ (ਚਿਰ _ਕਾਲ _ਤਕ) _ਚਲੇਗੀ।੪੧੫। 
੭ਾਵੀਯਾ 

ਪਿਤਾ ਨੂੰ ਨਾਲ ਲੈ ਕੇ ਅਤੇ ਆਨੰਦ ਨਾਲ _ਭਿਜ ਕੇ ਸ੍ਰੀ ਕ੍ਰਿਸ਼ਨ (ਆਪਣੇ) ਨਗਰ 
ਚਲ _ਪਏ। ਬੂਜ ਦੇ ਲੋਕ ਬਾਹਰ ਹੀ ਮਿਲ ਪਏ ਅਤੇ _ਪਰਾਕਹਮ ਕਰਨ ਕਰ ਕੇ ਕਾਨ੍ਹ 
ਪ੍ਰਣਾਮ _ਕਰਨ _ਲਗੇ। _(ਉਹ ਲੋਕ) ਬਹੁਤ _ਵਾਰ _ ਸ੍ਰੀ ਕ੍ਰਿਸ਼ਨ ਦੇ ਚਰਨੀ _ਪਏ _ਅਤੇ 
ਬ੍ਰਾਹਮਣਾਂ ਨੂੰ ਬਹੁਤ _ਦਾਨ ਦਿੱਤੇ। (ਜਦ) ਬੂਜ _ਦੇ ਸੁਆਮੀ ਨੂੰ (ਸ੍ਰੀ ਕ੍ਰਿਸ਼ਨ ਨੇ) ਲਿਆ 
ਕੇ ਮਿਲਾ ਦਿੱਤਾ (ਤਾਂ ਕਹਿਣ ਲਗੇ ਕਿ) ਅਸੀਂ ਸਚਮੁਚ ਕਾਨ੍ਹ ਨੂੰ _ਕਰਤਾ ਰੂਪ ਪਛਾਣ 
ਲਿਆ _ ਹੈ।੪੧੬। 


02੧੨ ॥2੧੨ 


ਨੰਦ ਨੰ ਨੈਹਾ -- 
ਹਾਵੀਲ” 

ਬੂਜ ਦੇ ਸੁਆਮੀ (ਨੰਦ) ਨੇ (ਜਲ ਤੋਂ) ਬਾਹਰ ਆ ਕੇ ਕਿਹਾ ਕਿ ਕਾਨ੍ਹ ਹੀ ਜਗਤ 
ਦੇ ਕਰਤਾ _ਹਨ। _ਇਸ ਨੇ ਰੀਝ ਕੇ _ਵਿਭੀਸ਼ਣ ਨੂੰ _ਰਾਜ ਦਿੱਤਾ ਸੀ ਅਤੇ ਰਾਵਣ ਵਰਗੇ 
ਕਰੋੜਾਂ ਵੈਰੀ ਮਾਰੇ _ਸਨ। _ਵਰਨ (ਦੇਵਤੇ) ਦੇ ਸੇਵਕਾਂ ਨੇ (ਮੈਨੂੰ) ਬੰਨ੍ਹ _ਲਿਆ, ਉਨ੍ਹਾਂ _ਪਾਸੋਂ 
ਮੈਨੂੰ ਇਸੇ ਨੇ ਛੁੜਾ ਕੇ ਲਿਆਉਂਦਾ ਹੈ। _ਇਸ ਨੂੰ ਜਗਤ _ਦਾ ਕਰਤਾ _ਕਰ _ਕੇ ਸਮਝੋ, 
ਨ ਕਿ ਬਾਲਕ _ ਸਮਝੋਂ ।੪੧੭। 

ਸਾਰਿਆਂ _ਗਵਾਲਿਆਂ ਨੇ ਆਪਣੇ _ਮਨ ਵਿਚ _ਇਹ ਭੇਦ ਵਿਚਾਰ ਕੇ ਕਿ ਇਹ 
(ਕ੍ਰਿਸ਼ਨ) ਹੀ ਭਗਵਾਨ ਹੈ -- _'ਅਸੀਂ ਸਾਰੇ ਜਾ ਕੇ ਬੈਕੁੰਠ ਵੇਖਣਾ ਚਾਹੁੰਦੇ ਹਾਂ” -- ਇਸ 
ਤਰ੍ਹਾਂ ਉਨ੍ਹਾਂ ਨੇ _ਕਿਹਾ। ਉਸ ਛਬੀ ਦੇ ਉੱਚੇ ਅਤੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮੁਖ 
ਤੋਂ ਇਸ ਤਰ੍ਹਾਂ ਦਸਿਆ ਕਿ ਗਿਆਨ ਪ੍ਰਾਪਤ ਹੋ ਜਾਣ ਤੇ ਕ੍ਰਿਸ਼ਨ ਰੂਪ ਪਾਰਸ ਨੇ 


ਗਵਾਲਿਆਂ ਰੂਪ _ ਲੋਹੇ ਨੂੰ _ਸੋਨਾ _ਕਰ _ ਦਿੱਤਾ _ਹੈ।੪੧੮। 
ਅੰਦਰ _ਦੀ _ਗੌਲ ਜਾਣਨ _ਵਾਲੇ ਨੇ (ਅੰਦਰ ਦੀ _ਗੌਲ) ਜਾਣ ਕੇ (ਫਿਰ ਕੌਤਕ 


ਵਰਤਾਇਆ)। _ਜਦ _ਰਾਤ ਪਈ _ਤਦ ਸਾਰੇ ਹੀ ਸੌਣ ਲਈ ਪੈ ਗਏ। (ਉਨ੍ਹਾਂ ਦੇ) ਮਨ 
ਵਿਚ ਜਿਤਨੇ ਦੁਖ ਸਨ, _ਉਹ ਸਾਰੇ ਹਰਿ ਨਾਮ ਦੇ ਲੈਣ ਨਾਲ ਨਸ਼ਟ ਹੋਂ _ਗਏ। _ਸਾਰਿਆਂ 
ਨੂੰ ਸੁਪਨਾ ਆ ਗਿਆ। (ਉਸ ਸੁਪਨੇ ਵਿਚ) ਉਸ ਸਥਾਨ ਨੂੰ ਨਰ-ਨਾਰੀ ਦੋਹਾਂ ਨੇ _ਵੇਖਿਆ। 
ਬਹੁਤ _ਹੀ _ ਸੁੰਦਰ ਜਗ੍ਹਾ _ਸੀ, ਜਿਸ _ਵਰਗੀ _ਫਿਰ _ਹੋਰ _ਕੋਈ _ਜਗ੍ਹਾ _ਨਹੀਂ _ਸੀ।੪੧੯। 

ਸਾਰਿਆਂ _ਗਵਾਲਿਆਂ ਨੇ _ਮਨ ਵਿਚ ਵਿਚਾਰ ਕੇ ਕਿਹਾ -- ਇਸ ਬੈਕੁੰਠ ਨਾਲੋਂ 


ਸਾਨੂੰ ਬੂਜ-ਭੂਮੀ ਚੰਗੀ ਹੈ ਕਿਉਂਕਿ ਇਥੇ (ਕਿਸੇ) ਸਮੇਂ ਵੀ ਕ੍ਰਿਸ਼ਨ ਨਹੀਂ _ਦਿਖਦਾ ਅਤੇ 
ਉਥੇ _(ਜਿਥੇ) ਵੇਖੀਏ, ਕ੍ਰਿਸ਼ਨ ਖਲੋਤਾ ਹੋਇਆ _ਹੈ। _ਉਹ ਸਾਡੇ _ਤੋਂ _ਗੋ-ਰਸ _(ਦੁਧ-ਦਹੀ- 
ਮੌਖਣ) ਮੌਗ ਕੇ ਖਾਂਦਾ ਹੈ ਜੋ ਸਾਰੇ ਜਲਾਂ (ਅਤੇ ਥਲਾਂ) ਅਤੇ ਜੀਵਾਂ ਦਾ ਕਰਤਾ ਹੈ। ਉਹ 
ਸਾਡੇ ਘਰਾਂ ਵਿਚ _ਲੌਸੀ ਪੀਂਦਾ ਹੈ, ਜਿਸ ਦੀ ਕਲਾ (ਸ਼ਕਤੀ) ਧਰਤੀ ਅਤੇ ਆਕਾਸ਼ ਵਿਚ 
ਪਸਰੀ ਹੋਈ _ਹੈ।੪੨0। 
/ਟੋਲੇ ਹੀ ਛੰਚਤੂ ਨਾਟਕ ਗੁੱਥ ਦੇ ਸ੍‌ਸ਼ਨਾਵਤਾਰ ਏ' ਨਟ ਲੀ ਨੂੰ ਵਰਨ ਸ਼ੋ ਛੜਵਾ ਕੇ ਆਣ 
ਅਤੇ ਯਾਰੋ ਗੱਪਾਂ ਨੂੰ ਲੰਕੰਨ /ਇਥਾਣ” ਵਾਲਾ ਅਨ%7/ਟ _ਨਨਾਪਤ/ 


੧੪੬ ਸ੍ਰੀ _ਦਸਮ-ਗ੍ਰੰਥ _ਸਾਹਿਬ 
%ਥ' _ਰਾਨੇ_ਅੰਡਲ /ਲਕਯਤੇ 

ਅਥ ਦੇਵੀ ਜੂ ਕੀ ਉਸਤਤ ਕਥਨੰ” 
ਭੁਜੰਗ ਪੁਯਾਤ ਛੰਦ 


ਅਸਤ੍ਰਣੀ _ਸਸਤੁਣੀ ਆਪ ਰੂਪਾ। ਤੂਹੀ ਅੰਬਿਕਾ _ਜੰਭ _ਹੰਤੀ ਅਨੂਪਾ। 
ਅੰਬਿਕਾ ਸੀਤਲਾ _ਤੋਤਲਾ ਹੈ। ਪ੍ਰਿਥਵੀ ਭੂਮਿ ਅਕਾਸ ਤੈਹੀ ਕੀਆ ਹੈ। _੪੨੧। 


ਤੁਹੀ ਮੁੰਡ ਮਰਦੀ ਕਪਰਦੀ _ਭਵਾਨੀ। ਤੁਹੀ _ਕਾਲਿਕਾ ਜਾਲਪਾ _ਰਾਜਧਾਨੀ। 
ਮਹਾ ਜੋਗ ਮਾਇਆ ਤੁਹੀ ਈਸਵਰੀ ਹੈ। ਤੁਹੀ ਤੇਜ ਅਕਾਸ ਥੰਭੋ ਮਹੀ ਹੈ। ੪੨੨। 


ਰਿਸਟਣੀ ਪੁਸਟਣੀ ਜੋਗ ਮਾਇਆ। ਤੁਹੀ ਮੋਹ ਸੋ _ਚਉਦਹੂੰ ਲੋਕ ਛਾਇਆ। 
ਸੁੰਭ ਨੈਸੁੰਭ _ਹੈਤੀ _ਭਵਾਨੀ। ਤੁਹੀ ਚਉਦਹੂੰ ਲੋਕ ਕੀ ਜੋਤਿ ਜਾਨੀ। ੪੨੩। 
ਰਿਸਟਣੀ ਪੁਸਟਣੀ ਸਸਤ੍ਣੀ ਹੈ। ਤੁਹੀ ਕਸਟਣੀ ਹਰਤਨੀ ਅਸਤ੍ੂਣੀ ਹੈ। 


ਜੋਗ ਮਾਇਆ ਤੁਹੀ _ਬਾਕ _ਬਾਨੀ। ਤੁਹੀ ਅੰਬਿਕਾ ਜੰਭਹਾ _ਰਾਜਧਾਨੀ। ੪੨੪। 


ਮਹਾ ਜੋਗ ਮਾਇਆ ਮਹਾ _ਰਾਜਧਾਨੀ। _ਭਵੀ ਭਾਵਨੀ _ਕੂਤ _ਭਬਿਅੰ _ਭਵਾਨੀ। 
ਚਰੀ __ਆਚਰਣੀ _ਖੇਚਰਣੀ ਭੂਪਣੀ ਹੈ। _ਮਹਾ _ਬਾਹਣੀ ਆਪਨੀ _ਰੂਪਣੀ ਹੈ। _੪੨੫। 


ਮਹਾ ਭੈਰਵੀ ਭੂਤਨੇਸਵਰੀ _ਭਵਾਨੀ। _ਭਵੀ ਭਾਵਨੀ ਭਬਿਯ _ਕਾਲੀ ਕ੍ਰਿਪਾਨੀ। 
ਜਯਾ__ਆਜਯਾ _ਹਿੰਗੁਲਾ _ਪਿੰਗੁਲਾ ਹੈ। ਸਿਵਾ ਸੀਤਲਾ _ਮੰਗਲਾ _ਤੋਤਲਾ ਹੈ। ੪੨੬। 


ਤੁਹੀ ਅਛਰਾ _ਪਛਰਾ ਬੁਧਿ ਬ੍ਰਿਧਿਆ। ਤੁਹੀ ਭੈਰਵੀ ਭੂਪਣੀ ਸੁਧ _ਸਿਧਿਆ। 
ਮਹਾ _ਬਾਹਣੀ ਅਸਤ੍ੁਣੀ ਸਸਤ੍ਰ _ਧਾਰੀ। ਤੁਹੀ ਤੀਰ ਤਰਵਾਰ ਕਾਤੀ _ਕਟਾਰੀ। ੪੨੭। 


ਤੁਹੀ ਰਾਜਸੀ _ਸਾਤਕੀ _ਤਾਮਸੀ ਹੈ। ਤੁਹੀ ਬਾਲਕਾ ਬ੍ਰਿਧਣੀ ਅਉ ਜੁਆ ਹੈ। 
ਤੁਹੀ ਦਾਨਵੀ ਦੇਵਣੀ ਜਛਣੀ ਹੈ। ਤੁਹੀ ਕਿੰਨ੍ਹਣੀ ਮਛਣੀ ਕਛਣੀ ਹੈ। ੪੨੮। 


੧. ਕੁਝ _ਪੁਰਾਤਨ ਬੀੜਾਂ _ਵਿਚ _ਇਨ੍ਹਾਂ _ਮਾਂਗਲਿਕ _ਉਕਤੀਆਂ _ਵਿਚ _ਅੰਤਰ ਹੈ 


ਕ੍ਰਿਸਨਾਵਤਾਰ ੧੪੭ 


ਹੁਣ ਰਾਸ ਮੰਡਲ ਲਿਖਦੇ ਹਾਂ 


ਹੁਣ ਦੇਵੀ ਜੀ ਦੀ ਉਸਤਤ ਦਾ ਕਥਨ 
ਭੁਸੰਗਾ ਪੁਯਾਤ ਛੰਦ 
ਤੂੰ ਹੀ ਅੜਤ੍ਹਾਂ ਅਤੇ ਸਸਤ੍ਰਾਂ ਵਾਲੀ ਹੈਂ (ਅਤੇ ਤੂੰ ਹੀ) ਭਿਆਨਕ ਰੂਪ ਵਾਲੀ ਹੈਂ। 


ਸੀਤਲਾ _ਅਤੇ _ਤੋਤਲਾ ਹੈਂ। ਤੂੰ ਹੀ ਪ੍ਰਿਥਵੀ (ਪਾਤਾਲ), ਭੂਮੀ _ਅਤੇ ਆਕਾਸ਼ ਨੂੰ ਬਣਾਇਆ 
ਹੰ।੪੨੧। 


ਤੂੰ ਹੀ ਮੁੰਡ (ਦੈਂਤ ਨੂੰ ਮਾਰਨ ਵਾਲੀ), ਕੇਸਾਂ ਦਾ ਜੂੜਾ ਕਰਨ _ਵਾਲੀ ਅਤੇ _ਭਵਾਨੀ 


ਹੈਂ। ਤੂੰ ਹੀ ਕਾਲਕਾ, _ਜਾਲਪਾ _(ਸ਼ਾਰਦਾ) ਅਤੇ _ਰਾਜ _ਸੇਂਤਾ _ਹੈਂ। ਤੂੰ ਹੀ _ਯੋਗ-ਮਾਇਆ 


ਅਤੇ ਈਸ਼ਵਰ _ਦੀ ਸ਼ਕਤੀ ਹੈਂ। ਤੂੰ ਹੀ ਤੇਜ (ਅਗਨੀ), ਆਕਾਸ਼, ਅਤੇ ਭੂਮੀ ਵਿਚ ਪੂਰਨ 


ਹੈਂ'।੪੨੨। 

ਤੂੰ ਹੀ ਰਿਸ਼ਟ ਪੁਸ਼ਟ ਕਰਨ _ਵਾਲੀ _ਅਤੇ _ਯੋਗ-ਮਾਇਆ ਹੈਂ। ਤੂੰ ਹੀ ਮੋਹ _ਨਾਲ 
ਚੌਦਾਂ ਲੋਕਾਂ ਨੂੰ _ਢਕਿਆ ਹੋਇਆ ਹੈ। ਤੂੰ ਹੀ ਸੁੰਭ ਅਤੇ ਨਿਸੁੰਭ ਨੂੰ ਮਾਰਨ ਵਾਲੀ _ਭਵਾਨੀ 
ਹੈਂ। ਤੂੰ ਹੀ ਚੌਦਾਂ ਲੋਕਾਂ _ਦੀ ਜੋਤਿ _ਜਾਣੀ ਜਾਂਦੀ _ਹੈਂ1੪੨੩। 


ਤੂੰਹੀ ਸਰਸਵਤੀ ਹੈਂ। ਤੂੰ `ਹੀ_ ਅੰਬਿਕਾ, ਜੰਭ ਦੈਂਤ ਨੂੰ ਮਾਰਨ ਵਾਲੀ ਅਤੇ _ਰਾਜ_ ਪੂਦਾਨ 
ਕਰਨ _ਵਾਲੀ ਹੈ'।੪੨੪। 


ਤੂੰ ਮਹਾਨ _ਯੋਗ-ਮਾਇਆ ਹੈਂ, ਤੂੰ ਹੀ ਮਹਾਨ ਰਾਜ ਸੱਤਾ _ਹੈਂ। ਤੂੰ ਸੰਸਾਰ _ਨਾਲ 
ਸੰਬੰਧ _ਰਖਣ ਵਾਲੀ, _ਆਵਾਗਵਣ ਰੂਪ, ਭੂਤ, _ਭਵਿਖ _ਅਤੇ _ ਵਰਤਮਾਨ _ਵਿਚ _ਵਿਆਪਤ 
ਹੈਂ। ਤੂੰ ਚੇਤਨਾ _ਵਾਲੀ, _ਜੜਤਾ _ਵਾਲੀ, _ਆਕਾਸ਼ _ਵਿਚ _ਵਿਚਰਨ _ਵਾਲੀ _ਮਹਾਰਾਣੀ ਹੈਂ] 


ਭਾਰੀ _ਸੈਨਾ _ਵਾਲੀ _ਅਤੇ _ਆਪ _ਹੀ ਆਪਣੇ _ਵਰਗੇ _ਰੂਪ _ਵਾਲੀ _ਹੈਂ।੪੨੫। 
ਤੂੰ ਮਹਾ _ਭੈਰਵੀ, _ਭੂਤਨੇਸ਼ੂਰੀ _ਅਤੇ _ਭਵਾਨੀ _ਹੈਂ। ਤੂੰ ਸੰਸਾਰ _ਨਾਲ ਸੰਬੰਧ _ਰਖਣ 


ਵਾਲੀ, _ਆਵਾਗਵਣ ਰੂਪ, _ਤਿੰਨਾਂ _ਕਾਲਾਂ _ਵਿਚ _ਵਿਆਪਤ _ਅਤੇ _ਕ੍ਰਿਪਾਣ ਰੂਪ ਹੈਂ। (ਤੂੰ 
ਹੀ) ਜਿਤਣ ਵਾਲੀ, ਨ ਜਿਤੇ ਜਾ _ਸਕਣ ਵਾਲੀ, _ਹਿੰਗਲਾ ਅਤੇ _ਪਿੰਗਲਾ ਹੈੱ। (ਤੂੰ ਹੀ) 
ਸ਼ਿਵਾ, ਸੀਤਲਾ, _ ਮੰਗਲਾ _ ਅਤੇ _ ਤੋਤਲਾ _ਹੈ।੪੨੬। 

ਮਹਾਰਾਣੀ ਅਤੇ ਸਹੀ ਰੂਪ _ਵਿਚ ਸਿੱਧੀ ਹੈਂ। (ਤੂੰ ਹੀ) ਮਹਾਨ ਸੈਨਾ ਵਾਲੀ, ਅਸਤ੍ਰਾਂ ਅਤੇ 
ਨ ਧਾਰਨ _ਕਰਨ _ਵਾਲੀ _ਹੈਂ। ਤੁੰ ਹੀ ਤੀਰ, ਤਲਵਾਰ, _ਕਾਤੀ _ਅਤੇ ਕਟਾਰੀ 


ਹੰੰ'।੪੨ 


0045 ੭ ੧੨੧੨ 


ਹੀ ਰਾਜਸੀ, _ਸਾਤਵਿਕੀ _ਅਤੇ _ਤਾਮਸੀ ਸ਼ਕਤੀ ਹੈਂ। ਤੂੰ ਹੀ ਬਿਰਧ, _ਜਵਾਨ 


ਅਤੇ _ਬਾਲਕ _ਅਵਸਥਾ ਹੈਂ ਤੂੰ ਹੀ _ਦੈਂਤਣ, _ਦੇਵ-ਇਸਤਰੀ ਅਤੇ _ਯਕਸ਼ਣੀ ਹੈਂ। ਤੂੰ ਹੀ 
ਕਿੰਨਰਣੀ, _ਮੌਛਣੀ _ਅਤੇ _ਕੱਂਛਣੀ _ਹੈੱ। _੪੨੮। 


੧੪੮ ਸ੍ਰੀ _ਦਸਮ-ਗ੍ਰੰਥ ਸਾਹਿਬ 


ਤੁਹੀ ਦੇਵਤੇਸੇਸਣੀ ਦਾਨੁ _ਵੇਸਾ। _ਸਰਹਿ ਬ੍ਰਿਸਟਣੀ ਹੈ ਤੁਹੀ ਅਸਤ _ਭੇਸਾ। 
ਤੁਹੀ ਰਾਜ _ਰਾਜੇਸਵਰੀ ਜੋਗ _ਮਾਯਾ। ਮਹਾ ਮੋਹ ਸੋ ਚਉਦਹੂੰ ਲੋਕ _ਛਾਯਾ। ੪੨੯। 


ਤੁਹੀ ਬ੍ਰਾਹਮੀ ਬੈਸਨਵੀ ਸ੍ਰੀ ਭਵਾਨੀ। ਤੁਹੀ ਬਾਸਵੀ ਈਸਵਰੀ _ਕਾਰਤਿਕਿਆਨੀ। 
ਤੁਹੀ ਅੰਬਿਕਾ ਦੁਸਟਹਾ ਮੁੰਡਮਾਲੀ। ਤੁਹੀ ਕਸਟ ਹੰਤੀ ਕ੍ਰਿਪਾ ਕੈ ਕ੍ਰਿਪਾਨੀ। ੪੩0। 


ਬਰਾਹਣੀ ਹ੍ਹੈ ਹਿਰਨਾਛ ਮਾਰਿਯੋ। _ਹਰੰਨਾਕਸੈ ਸਿੰਘਣੀ ਹ੍ਹੈ _ਪਛਾਰਿਯੋ। 


ਵੇ 


ਬਾਵਨੀ ਹੈ ਤਿਨੋ ਲੋਗ ਮਾਪੇ। ਤੁਮੀ ਦੇਵ ਦਾਨੋ ਕੀਏ ਜਛ ਥਾਪੇ। ੪੩੧। 


39 35 


ਰਾਮ ਹ੍ਹੈ ਕੈ ਦਸਾਗ੍ਰੀਵ ਖੰਡਿਯੋ। ਤੁਮੀ ਕ੍ਰਿਸਨ ਹ੍ਹੈ ਕੰਸ ਕੇਸੀ ਬਿਹੰਡਿਯੋ। 
ਜਾਲਪਾ ਹੈ _ਬਿੜਾਲਾਛ _ਘਾਯੋ। _ਤੁਮੀ ਸੁੰਭ ਨੈਸੁੰਭ _ਦਾਨੋ _ਖਪਾਯੋ। _੪8੩੨। 


ਤਤ 


ਦੰਹਰਾ 
ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ। 
ਆਪ ਹਾਥ ਦੈ ਰਾਖ ਮੁਹਿ ਮਨ ਕਮ ਬਚਨ _ਬਿਚਾਰਿ। ੪੩੩। 
ਚੱਪਣਾ 
ਮੈ ਨ ਗਨੇਸਹਿ ਪ੍ਰਿਥਮ ਮਨਾਊ। _ਕਿਸਨ ਬਿਸਨ ਕਬਹੂੰ ਨ _ਧਿਆਊ। 
ਕਾਨਿ ਸੁਨੇ ਪਹਿਚਾਨ ਨ ਤਿਨ ਸੋ। ਲਿਵ ਲਾਗੀ ਮੋਰੀ ਪਗ _ਇਨ ਸੋ ੪੩੪। 


ਮਹਾਕਾਲ ਰਖਵਾਰ _ਹਮਾਰੋ। ਮਹਾ ਲੋਹ ਮੈ _ਕਿੰਕਰ ਥਾਰੋਂ। 
ਅਪੁਨਾ ਜਾਨਿ _ਕਰੋ __ਰਖਵਾਰ। ਬਾਹ ਗਹੇ ਕੀ ਲਾਜ _ਬਿਚਾਰ। ੪੩੫। 


ਅਪੁਨਾ ਜਾਨਿ ਮੁਝੈ ਪੁਤਿਪਰੀਐ। _ਚੁਨਿ _ਚੁਨਿ _ਸਤ੍ਹ ਹਮਾਰੇ ਮਰੀਐ। 
ਦੇਗ ਤੇਗ ਜਗ ਮੈ ਦੋਊ ਚਲੈ। ਰਾਖੁ ਆਪਿ ਮੁਹਿ ਅਉਰ ਨ ਦਲੈ। ੪੩੬। 


ਤੁਮ ਮਮ ਕਰਹੁ ਸਦਾ ਪੁਤਿਪਾਰਾ। ਤੁਮ ਸਾਹਿਬ ਮੈ ਦਾਸ ਤਿਹਾਰਾ। 
ਜਾਨਿ ਆਪਨਾ ਮੁਝੈ _ਨਿਵਾਜ। ਆਪਿ ਕਰੋਂ ਹਮਰੇ ਸਭ _ਕਾਜ। ੪੩੭। 


ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪੁ ਗਰੀਬ ਨਿਵਾਜਾ। 


ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ। ਹਾਰਿ ਪਰਾ ਮੈ ਆਨਿ ਦਵਾਰਿ ਤੁਹਿ। ੪੩੮। 


ਅਪੁਨਾ ਜਾਨਿ ਕਰੋ _ਪ੍ਰਤਿਪਾਰਾ। ਤੁਮ ਸਾਹਿਬੁ ਮੈ _ਕਿੰਕਰ ਥਾਰਾ। 
ਦਾਸ ਜਾਨਿ ਕੈ ਹਾਥਿ ਉਬਾਰੋ। ਹਮਰੇ ਸਭ _ਬੈਰੀਅਨ ਸੰਘਾਰੋ। ੪੩੯। 


ਕ੍ਰਿਸਨਾਵਤਾਰ ੧੪੯ 


ਤੂੰ ਹੀ ਦੇਵਤਿਆਂ ਦੇ ਸੁਆਮੀ ਇੰਦਰ ਦੀ ਸ਼ਕਤੀ ਹੈਂ ਅਤੇ _ਦਾਨਵਾਂ ਦੇ ਸੁਆਮੀ 
ਦੀ ਸ਼ਕਤੀ ਹੈਂ। ਤੂੰ ਹੀ ਤੀਰਾਂ ਦੀ ਬਰਖਾ __ਕਰਨ _ਵਾਲੀ ਅਤੇ _ਅਸਤ੍ਰ _ਸਰੂਪੀ ਹੈੱ। ਤੂੰ 
ਹੀ ਰਾਜਿਆਂ ਰਾਜੇ ਦੀ ਸ਼ਕਤੀ ਅਤੇ ਯੋਗ ਮਾਇਆ ਹੈਂ। (ਤੂੰ ਹੀ) ਮਹਾ ਮੋਹ _ਨਾਲ 
ਚੌਦਾਂ ਲੋਕਾਂ 


ਬ੍ਰਹਮਾ ਦੀ ਸ਼ਕਤੀ, ਵਿਸ਼ਣੂ ਦੀ ਸ਼ਕਤੀ ਅਤੇ ਸ਼ਿਵ ਦੀ ਸ਼ਕਤੀ ਹੈਂ। ਤੂੰ 
ਦੀ ਸ਼ਕਤੀ, ਈਸ਼ਵਰ _ਦੀ ਸ਼ਕਤੀ ਅਤੇ _ਕਾਰਤਿਕੇਯ ਦੀ ਸ਼ਕਤੀ ਹੈ। ਤੂੰ ਹੀ 

ਅੰਬਿਕਾ, ਦੁਸ਼ਟਾਂ ਨੂੰ ਮਾਰਨ _ਵਾਲੀ ਅਤੇ ਮੁੰਡਾਂ ਦੀ ਮਾਲਾ ਵਾਲੀ ਹੈਂ। ਤੂੰ ਹੀ _ਕਸਟਾਂ ਨੂੰ 

ਹਰਨ ਅਤੇ _ ਕ੍ਰਿਪਾ _ਕਰਨ _ਵਾਲੀ _ਕ੍ਰਿਪਾਲੂ _ਹੈਂ1੪੩0। 

ਹੀ __ਬਰਾਹ ਦੀ ਸ਼ਕਤੀ ਹੋ ਕੇ ਹਿਰਨਾਖਸ ਨੂੰ ਮਾਰਿਆ ਸੀ ਅਤੇ ਨਰ _ਸਿੰਘ 


ਦੀ ਸ਼ ਨੂੰ ਪਛਾੜਿਆ ਸੀ। ਤੂੰ ਹੀ ਬਾਵਨ ਦੀ ਸ਼ਕਤੀ ਹੋ ਕੇ 
ਤਿੰਨਾਂ ਲੋਕਾਂ ਨੂੰ ਮਾਪਿਆ ਸੀ। ਤੂੰ ਹੀ ਦੇਵਤੇ, ਦੈਂਤ _ਅਤੇ _ਯਕਸ਼ _ਥਾਪੇ _ਹਨ।੪੩੧। 

ਤੂੰ ਹੀ ਰਾਮ ਹੋ ਕੇ ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ। ਤੂੰ ਹੀ ਕ੍ਰਿਸ਼ਨ 
ਹੋ ਕੇ ਕੰਸ ਅਤੇ ਕੇਸੀ ਨੂੰ ਖਤਮ ਕੀਤਾ ਸੀ। ਤੂੰ ਹੀ ਜਾਲਪਾ ਹੋਕੇ ਬਿੜਾਲਾਛ ਨੂੰ ਮਾਰਿਆ 


ਸੀ। ਤੂੰ ਹੀ ਸੁੰਭ _ਅਤੇ _ਨਿਸੁੰਭ _ਦੈੱਤਾਂ ਨੂੰ _ਖਪਾਇਆ _ਸੀ।੪੩੨। 
ਦੰਹਰਾ 

(ਮੈਨੂੰ ਆਪਣਾ) ਦਾਸ _ਸਮਝ _ਕੇ, _ਦਾਸ _ਉਤੇ _ਅਪਾਰ _ਕ੍ਰਿਪਾ _ਕਰੋ। _ਮਨ, _ਬਾਣੀ 
ਅਤੇ _ਕਰਮ _ਦਾ ਵਿਚਾਰ ਕੇ ਆਪਣਾ ਹੱਥ ਦੇ ਕੇ ਮੇਰੀ ਰਖਿਆ _ਕਰੋ।੪੩੩। 
ਚੱਪਣਾੰ 
ਧਿਆਉਂਦਾ। (ਮੈਂ ਉਨ੍ਹਾਂ ਬਾਰੇ) ਕੰਨਾਂ ਨਾਲ ਸੁਣਿਆ ਹੈ, (ਪਰ) ਉਨ੍ਹਾਂ ਨਾਲ (ਕੋਈ) ਪਛਾਣ 
ਨਹੀਂ _ਹੈ। _ਮੇਰੀ _ਲਿਵ ਤਾਂ ਇਨ੍ਹਾਂ ਚਰਨਾਂ _ਨਾਲ _ਲਗੀ ਹੋਈ _ਹੈ।੪੩੪। 

ਮਹਾਕਾਲ ਮੇਰਾ ਰਾਖਾ __ਹੈ। _ਹੇ ਮਹਾ ਲੋਹ! ਮੈਂ ਤੇਰਾ _ਦਾਸ _ਹਾਂ। ਆਪਣਾ ਸਮਝ 
ਕੇ ਮੇਰੀ ਰਖਿਆ _ਕਰੋਂ ਅਤੇ ਬਾਂਹ _ਪਕੜੇ _ਦੀ ਲਾਜ _ਵਿਚਾਰੋ।੪੩੫। 


ਆਪਣਾ _ਸਮਝ ਕੇ ਹਰ ਤਰ੍ਹਾਂ ਨਾਲ _ਮੇਰੀ _ਪਾਲਨਾ _ਕਰੋ। _ਮੇਰੇ _ਵੈਰੀਆਂ ਨੂੰ ਚੁਣ 


ਚੁਣ ਕੇ ਮਾਰੋ। _ਦੇਗ _ਅਤੇ _ਤੇਗ _ਦੋਵੇਂ ਜਗਤ _ਵਿਚ _ਚਲਦੀਆਂ _ਰਹਿਣ। (ਤੁਸੀਂ) ਆਪ 
ਮੇਰੀ ਰਖਿਆ ਕਰੋ, (ਤਾਂ ਜੋ) ਹੋਰ ਕੋਈ ਮੈਨੂੰ _ਦਲ ਨ _ਸਕੇ।੪੩੬। 


ਸਾਰੇ _ਕੰਮ 
ਤੁਸੀਂ _ਸਾਰਿਆਂ ਰਾਜਿਆਂ ਦੇ ਰਾਜੇ ਹੋ। ਤੁਸੀਂ ਆਪਣੇ ਆਪ _ਹੀ ਗ਼ਰੀਬਾਂ 
ਵਡਿਆਉਣ ਵਾਲੇ ਹੋ। (ਆਪਣਾ) ਦਾਸ ਜਾਣ ਕੇ ਮੇਰੇ _ਉਤੇ 
ਤੁਹਾਡੇ ਦੁਆਰੇ _ਉਤੇ _ਆ ਪਿਆ ਹਾਂ।੪੩੮। 
ਆਪਣਾ ਜਾਣ ਕੇ ਮੇਰੀ ਪੁਤਿਪਾਲਣਾ ਕਰੋ। ਤੁਸੀਂ ਸੁਆਮੀ ਹੋ ਅਤੇ 
ਦਾਸ ਹਾਂ। (ਮੈਨੂੰ ਆਪਣਾ) ਦਾਸ ਜਾਣ ਕੇ, ਹੱਥ ਦੇ ਕੇ ਬਚਾ ਲਵੋਂ। ਮੇਰੇ 
ਦਾ _ਸੰਘਾਰ _ਕਰੋਂ।੪੩੯। 


ਕੁ 
8 
੨ 
ਯੋ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਥਮਿ _ਧਰੋ ਭਗਵਤ _ਕੋ_ਧ੍ਯਾਨਾ। ਬਹੁਰਿ ਕਰੋ _ਕਬਿਤਾ ਬਿਧਿ _ਨਾਨਾ। 
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ। ੪੪0। 


/ਏ/ਤਾ ਡੀਏਵੀ _ਇਲਤ/ਤ _ਆ੫ਤੰ/ 


ਅਥ ਰਾਸ ਮੰਡਲ 
ਮਾਵੀਲ” 
ਜਬ ਆਈ ਹੈ ਕਾਤਿਕ ਕੀ ਰੁਤਿ ਸੀਤਲ ਕਾਨ੍ਹ ਤਬੈ ਅਤਿ ਹੀ ਰਸੀਆ। 
ਸੈਗਿ _ਗੋਪਿਨ ਖੇਲ _ਬਿਚਾਰ ਕਰਿਓ ਜੁ ਹੁਤੋ ਭਗਵਾਨ ਮਹਾ ਜਸੀਆ। 
ਅਪਵਿਤ੍ਨ ਲੋਗਨ ਕੇ ਜਿਹ ਕੇ ਪਗਿ ਲਾਗਤ ਪਾਪ _ਸਭੈ ਨਸੀਆ। 
ਤਿਹ ਕੋ ਸੁਨਿ ਤ੍ਰੀਯਨ ਕੇ ਸੈਗਿ ਖੇਲ ਨਿਵਾਰਹੁ ਕਾਮ ਇਹੈ ਬਸੀਆ। ੪੪੧। 


ਆਨਨ ਜਾਹਿ ਨਿਸਾਪਤਿ ਸੋ ਦ੍ਰਿਗ ਕੋਮਲ ਹੈ ਕਮਲਾ ਦਲ ਕੈਸੇ। 

ਹੈ ਭਰੁਟੇ ਧਨੁ ਸੇ _ਬਰਨੀ ਸਰ ਦੂਰ ਕਰੈ ਤਨ ਕੇ ਦੁਖਰੈ ਸੇ। 

ਕਾਮ ਕੀ ਸਾਨ ਕੇ ਸਾਥ ਘਸੇ ਦੁਖ ਸਾਧਨ ਕਟਬੇ ਕਹੁ ਤੈਸੇ। 

ਕਉਲ ਕੇ ਪਤ੍ਹ ਕਿਧੋ ਸੀਸ ਸਾਥ ਲਗੇ ਕਬਿ ਸੁੰਦਰ ਸ੍ਯਾਮ ਅਰੈ ਸੇ। ੪੪੨। 


ਬਧਿਕ ਹੈ ਟਟੀਆ ਬਰੁਨੀ ਧਰ ਕੋਰਨ ਕੀ ਦੁਤਿ ਸਾਇਕ ਸਾਧੇ। 
ਠਾਢੇ ਹੈ ਕਾਨ੍ਹ ਕਿਧੋ ਬਨ ਮੈ ਤਨ ਧੈ ਸਿਰ ਪੈ ਅੰਬੁਵਾ ਰੰਗ ਬਾਧੇ। 
ਚਾਲ ਚਲੈ ਹਰੂਏ ਹਰੂਏ ਮਨੋ ਸੀਖ ਦਈ ਇਹ _ਬਾਧਕ ਪਾਧੇ। 
ਅਉ ਸਭ ਹੀ ਠਟ ਬਧਕ ਸੇ ਮਨ ਮੋਹਨ ਜਾਲ ਪੀਤੰਬਰ ਕਾਧੇ। ੪੪੩। 


ਸੋ ਉਠਿ ਠਾਢਿ ਕਿਧੋ ਬਨ ਮੈ ਜੁਗ ਤੀਸਰ ਮੈ ਪਤਿ ਜੋਊ ਸੀਯਾ। 

ਜਮੁਨਾ ਮਹਿ ਖੇਲ ਕੇ ਕਾਰਨ ਕੌ _ਘਸਿ ਚੰਦਨ ਭਾਲ ਮੈ ਟੀਕੋ ਦੀਯਾ। 
ਭਿਲਰਾ ਡਰਿ_ਨੈਨ ਕੇ ਸੈਨਨ ਕੋ ਸਭ ਗੋਪਿਨ ਕੋ ਮਨ ਚੋਰਿ ਲੀਯਾ। 

ਕਬਿ ਸ੍ਯਾਮ ਕਹੈ ਭਗਵਾਨ ਕਿਧੋ ਰਸ ਕਾਰਨ ਕੋ ਠਗ ਬੇਸ ਕੀਆ। ੪੪੪ 


ਦ੍ਰਿਗ ਜਾਹਿ ਮਿਿਗੀ ਪਤਿ ਕੀ ਸਮ ਹੈ ਮੁਖ ਜਾਹਿ ਨਿਸਾਪਤਿ ਸੀ ਛਬਿ ਪਾਈ। 
ਜਾਹਿ ਕੁਰੰਗਨ ਕੇ ਰਿਪੁ ਸੀ ਕਟਿ ਕੰਚਨ ਸੀ ਤਨ ਨੈ ਛਬਿ ਛਾਈ। 
ਪਾਟ ਬਨੇ _ਕਦਲੀ ਦਲ ਦ੍ਰੈ ਜੰਘਾ ਪਰ _ਤੀਰਨ ਸੀ ਦੁਤਿ ਗਾਈ। 
ਅੰਗ ਪ੍ਰਤੰਗ ਸੁ ਸੁੰਦਰ ਸਯਾਮ ਕਛੂ _ਉਪਮਾ ਕਹੀਐ ਨਹੀ ਜਾਈ। ੪੪੫। 


੧. “ਭਗਉਤੀ ਜੀ ਕੀ” 


ਕ੍ਰਿਸਨਾਵਤਾਰ ੧੫੧ 


ਸਭ ਤੋਂ ਪਹਿਲਾਂ ਮੈਂ ਭਗਵਤੀ (ਦੇਵੀ) ਦਾ ਧਿਆਨ ਧਰਦਾ ਹਾਂ। ਫਿਰ ਮੈਂ ਅਨੇਕ 

ਤਰ੍ਹਾਂ ਦੀ ਕਵਿਤਾ ਕਰਦਾ ਹਾਂ। ਜਿਸ ਤਰ੍ਹਾਂ ਦੀ ਬੁੱਧੀ ਹੈ, ਉਸ ਅਨੁਰੂਪ ਕ੍ਰਿਸ਼ਨ ਦੇ ਚਰਿਤ੍ਰ 

ਦਾ ਉਚਾਰਨ _ ਕਰਦਾ _ਹਾਂ। ਹੇ _ਕਵੀਓ! (ਕਿਤੇ) ਗ਼ਲਤੀ _ਹੋਵੇ _ਤਾਂ ਸੁਧਾਰ _ਲੈਣਾ।8੪0। 
#ਥੇ ਨੰ ਏਵੀੰ ਲੀ ਉਸਤਤ ਲੀ ਸਨਾਘਤਨ/ 


ਹੁਣ ਰਾਸ ਮੰਡਲ 


ਜਦੋਂ _ਕਤਕ (ਦੇ ਮਹੀਨੇ) ਦੀ ਠੰਡੀ ਰੁਤ ਆਈ, ਤਦੋਂ ਵੌਡੇ ਰਸੀਏ ਕਾਨ੍ਹ ਨੇ, ਜੋ 
ਮਹਾ ਜਸ ਵਾਲਾ ਭਗਵਾਨ ਹੈ, _ਗਵਾਲ _ਬਾਲਕਾਂ _ਨਾਲ _ਮਿਲ _ਕੇ ਖੇਡ ਖੇਡਣ ਦਾ ਵਿਚਾਰ 
ਕੀਤਾ। _ਅਪਵਿਤਰ ਲੋਕਾਂ _ਦੇ ਸਾਰੇ _ਪਾਪ ਜਿਸ _ਦੇ ਚਰਨਾਂ ਨਾਲ _ਲਗਦਿਆਂ ਨਸ਼ਟ ਹੋ 
ਜਾਂਦੇ ਹਨ, ਸੁਣੋ, ਉਸ ਦੇ (ਮਨ ਵਿਚ) ਇਹ ਵਸ ਗਿਆ ਹੈ ਕਿ ਇਸਤਰੀ ਨਾਲ ਖੇਡ 
ਕੇ ਕਾਮ ਨੂੰ ਦੂਰ _ਕਰਨਾ _ਚਾਹੀਦਾ _ਹੈ।੪੪੧। 


(ਕਾਨ੍ਹ) ਸ਼ਿਕਾਰੀ ਹੈ _ਅਤੇ _ਪਲਕਾਂ _ਓਹਲਾ _(ਅਰਥਾਤ _ਮੋਰਚਾ) _ਹਨ 
ਦੀਆਂ ਕੋਰਾਂ (ਕਨੱਖੀਆਂ) ਦੀ ਸੁੰਦਰਤਾ (ਅਜਿਹੀ ਹੈ, ਮਾਨੋ) ਤੀਰ ਸਾਧੇ ਹੋਏ ਹੋਣ 
ਕਿਤੇ ਬਨ _ਵਿਚ _ਖੜੋਤੇ _ਹਨ ਅਤੇ ਸਿਰ _ਤੇ ਤਨ ਉਤੇ ਕੇਸਰੀ ਰੰਗ 


ਸ਼ਿਕਾਰੀ ਰੂਪ ਪਾਂਧੇ ਨੇ _ਸਿਖਿਆ ਦਿੱਤੀ ਹੋਵੇ। ਹੋਰ _ਸਾਰਾ ਠਾਠ ਸ਼ਿਕਾਰੀ ਵਰਗਾ 

ਜੋ ਪੀਲਾ ਬਸਤ੍ਰ ਮੋਢੇ ਉਤੇ (ਲਿਆ ਹੋਇਆ ਹੈ) ਜਿਵੇਂ ਮਨ ਨੂੰ ਮੋਹਣ ਲਈ ਜਾਲ 
ਹੋਇਆ _ਹੈ।੪੪੩। 

ਉਹ ਉਠ ਕੇ ਉਸ ਵੇਲੇ ਬਨ ਵਿਚ ਖੜੋਤੇ ਹਨ ਜੋ ਤ੍ਰੇਤਾ ਯੁਗ _ਵਿਚ 

ਕੇ 

ਪਾ 


& 
ਜੋ 
ਕੂ 
3 
ਕਰ 
ਤਰ 
ਹੈ 
ਹਾ 
ਰਹ 
ਨ 
ਹੈ ਨੂ ਬੂ 4 ਭਰ 


ਨ 
ਬੰ 9 ੫ 


ਪਤੀ _ਸਨ। _ਜਮਨਾ ਵਿਚ ਖੇਲ ਕਰਨ ਲਈ (ਉਸ ਨੇ) ਚੰਦਨ ਨੂੰ ਘਸ 
ਟਿਕਾ ਲਗਾਇਆ _ਹੋਇਆ ਹੈ। ਅੱਖਾਂ ਦੇ ਇਸ਼ਾਰਿਆਂ ਦਾ ਭੁਲਾਵਾ (ਚੋਗਾ) 
ਨੇ) ਸਾਰਿਆਂ _ਗਵਾਲ _ਬਾਲਕਾਂ _ਦਾ _ਮਨ ਚੁਰਾ ਲਿਆ ਹੈ। ਕਵੀ ਸ਼ਿਆਮ ਕਹਿੰਦੇ ਹਨ 


ਮਾਨੋ ਰਸ _ (ਨੂੰ ਪ੍ਰਾਪਤ ਕਰਨ) _ਲਈ _ ਭਗਵਾਨ _ਨੇ ਇਹ _ ਭੇਸ ਬਣਾਇਆ _ ਹੋਵੇ।੪੪੪। 

ਜਿਸ ਦੀਆਂ ਔਖਾਂ ਹਿਰਨ ਵਰਗੀਆਂ ਹਨ, ਅਤੇ ਜਿਸ ਦੇ ਮੁਖ ਨੇ ਚੰਦੂਮਾ ਵਰਗੀ 
ਸ਼ੋਭਾ ਪਾਈ ਹੋਈ ਹੈ; ਜਿਸ ਦਾ ਲਕ ਸ਼ੇਰ ਵਰਗਾ (ਪਤਲਾ) ਹੈ ਅਤੇ ਸ਼ਰੀਰ ਦੀ _ਛਬੀ 
ਸੋਨੇ ਦੀ ਚਮਕ ਵਰਗੀ ਹੈ; ਜਿਸ ਦੇ ਪਟ ਕਦਲੀ ਦੇ ਤਣੇ ਵਰਗੇ ਬਣੇ ਹਨ ਅਤੇ ਜੰਘਾਂ 
ਤੀਰਾਂ _ਜਿਹੀ _ ਸ਼ੋਭਾ _ਵਾਲੀਆਂ _ਹਨ _(ਭਾਵ-ਸਿਧੀਆਂ ਹਨ); ਸ਼ਿਆਮ ਦੇ ਅੰਗ _ਪੁਤਿ _ਅੰਗ 
ਬਹੁਤ _ ਸੁੰਦਰ _ਹਨ, (ਉਨ੍ਹਾਂ ਦੀ) _ਕੁਝ _ਵੀ _ਉਪਮਾ _ਨਹੀਂ _ਕਹੀ ਜਾ __ਸਕਦੀ।੪੪੫। 


੨੭ 
ਨ 


ਸੀ _ਦਸਮ-ਗ੍ਰੰਥ _ਸਾਹਿਬ 


ਮੁਖ ਜਾਹਿ ਨਿਸਾਪਤਿ ਕੀ ਸਮ ਹੈ ਬਨ ਮੈ ਤਿਨ ਗੀਤ ਰਿਝਿਯੋ ਅਰੁ ਗਾਯੋ। 
ਤਾ ਸੁਰ ਕੋ ਧੁਨਿ ਸੂਉਨਨ ਮੈ ਬ੍ਰਿਜ ਹੂੰ ਕੀ ਤ੍ਰਿਯਾ ਸਭ ਹੀ ਸੁਨਿ ਪਾਯੋ। 
ਧਾਇ ਚਲੀ ਹਰਿ ਕੇ ਮਿਲਬੇ ਕਹੁ ਤਉ ਸਭ ਕੇ ਮਨ ਮੈ ਜਬ ਭਾਯੋ। 
ਕਾਨ੍ਹ ਮਨੋ ਮ੍ਰਿਗਨੀ ਜੁਵਤੀ ਛਲਬੇ ਕਹੁ _ਘੰਟਕ ਹੇਰਿ _ਬਨਾਯੋ। _੪੪੬। 


ਮੁਰਲੀ ਮੁਖ ਕਾਨਰ ਕੇ ਤਰੂਏ ਤਰੁ ਸ੍ਯਾਮ ਕਹੈ ਬਿਧਿ ਖੂਬ ਛਕੀ। 

ਬ੍ਰਿਜ ਭਾਮਿਨ ਆ ਪਹੁਚੀ ਦਵਰੀ ਸੁਧਿ ਹਿਯਾ ਜੁ ਰਹੀ ਨ ਕਛੂ ਮੁਖ ਕੀ। 
ਮੁਖ ਕੋ ਪਿਖਿ ਰੂਪ ਕੇ ਬਸ੍ਯ ਭਈ ਮਤ ਹ੍ਹੈ ਅਤਿ ਹੀ ਕਹਿ ਕਾਨ੍ਹ ਬਕੀ। 
ਇਕ ਝੂਮਿ ਪਰੀ ਇਕ ਗਾਇ ਉਠੀ ਤਨ ਮੈ ਇਕ ਹੈ ਰਹਿਗੀ ਸੁ ਜਕੀ। ੪੪੭। 


ਹਰਿ ਕੀ ਸੁਨਿ ਕੈ ਸੁਰ ਸੂਉਨਨ ਮੈ ਸਭ ਧਾਇ ਚਲੀ ਬ੍ਰਿਜਭੂਮਿ ਸਖੀ। 
ਸਭ ਮੈਨ ਕੇ ਹਾਬਿ ਗਈ ਬਧ ਕੈ ਸਭ ਸੁੰਦਰ ਸ੍ਯਾਮ ਕੀ ਪੇਖਿ ਅਖੀ। 
ਨਿਕਰੀ ਗ੍ਰਿਹ ਤੇ ਮ੍ਰਿਗਨੀ ਸਮ ਮਾਨਹੁ _ਗੋਪਿਨ ਤੇ ਨਹਿ ਜਾਹਿ ਰਖੀ। 
ਇਹ ਭਾਤਿ ਹਰੀ ਪਹਿ ਆਇ ਗਈ ਜਨੁ ਆਇ ਗਈ ਸੁਧਿ ਜਾਨਿ ਸਖੀ। ੪੪੮। 


ਗਈ ਆਇ ਦਸੋ ਦਿਸ ਤੇ ਗੁਪੀਆ ਸਭ ਹੀ ਰਸ ਕਾਨ੍ਹ ਕੇ ਸਾਥ ਪਗੀ। 
ਪਿਖ ਕੈ ਮੁਖਿ ਕਾਨ੍ਹ ਕੋ ਚੰਦ ਕਲਾ ਸੁ _ਚਕੋਰਨ ਸੀ ਮਨ ਮੈ ਉਮਗੀ। 
ਹਰਿ ਕੋ ਪੁਨਿ ਸੁਧਿ ਸੁ ਆਨਨ ਪੇਖਿ ਕਿਧੌ ਤਿਨ ਕੀ ਠਗ ਡੀਠ ਲਗੀ। 
ਭਗਵਾਨ ਪ੍ਰਸੰਨਿ ਭਯੋ _ਪਿਖ ਕੈ ਕਬਿ ਸਯਾਮ ਮਨੋ ਮ੍ਰਿਗ ਦੇਖ ਮ੍ਰਿਗੀ। ੪੪੯। 


ਗੋਪਿਨ ਕੀ ਬਰਜੀ ਨ ਰਹੀ ਸੁਰ ਕਾਨਰ ਕੀ ਸੁਨਬੇ ਕਹੁ ਤ੍ਰਾਘੀ। 

ਨਾਖਿ ਚਲੀ ਅਪਨੇ ਗ੍ਰਹਿ ਇਉ ਜਿਮੁ ਮਤਿ ਜੁਗੀਸੂਰ ਇੰਦ੍ਰਹਿ ਲਾਘੀ। 
ਦੇਖਨ ਕੋ ਮੁਖਿ ਤਾਹਿ ਚਲੀ ਜੋਊ ਕਾਮ ਕਲਾ ਹੂੰ ਕੋ ਹੈ ਫੂਨਿ ਬਾਘੀ। 
ਡਾਰਿ ਚਲੀ ਸਿਰ ਕੇ ਪਟ ਇਉ ਜਨੁ _ਡਾਰਿ ਚਲੀ ਸਭ _ਲਾਜ _ਬਹਾਘੀ। 8੫0। 


ਕਾਨ੍ਹ ਕੇ ਪਾਸਿ ਗਈ ਜਬ ਹੀ ਤਬ ਹੀ ਸਭ ਗੋਪਿਨ ਲੀਨ ਸੁ ਸੰਡਾ। 
ਚੀਰ ਪਰੇ ਗਿਰ ਕੈ ਤਨ ਭੂਖਨ ਟੂਟ ਗਈ ਤਿਨ ਹਾਥਨ ਬੰਭਾ। 

ਕਾਨ੍ਹ ਕੋ ਰੂਪ ਨਿਹਾਰਿ ਸਭੈ ਗੁਪੀਆ ਕਬਿ ਸ੍ਯਾਮ ਭਈ ਇਕ ਰੰੜਾ। 
ਹੋਇ ਗਈ ਤਨਮੈ ਸਭ ਹੀ ਇਕ ਰੰਗ ਮਨੋ ਸਭ ਛੋਡ ਕੈ ਸੰਭਾ। ੪੫੧। 


ਕ੍ਰਿਸਨਾਵਤਾਰ ੧੫੩ 


ਹਨ। 
ਕੰਨਾਂ ੱ ਮਨ ਨੂੰ 
ਕਾਨ੍ਹ ਨੂੰ ਮਿਲਣ ਲਈ _ਭਜ _ਪਈਆਂ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਨ੍ਹ ਨੇ ਮੁਟਿਆਰਾਂ 
ਰੂਪ _ਹਿਰਨੀਆਂ ਨੂੰ _ਛਲਣ _ਲਈ _ 'ਘੰਡਾਹੇੜਾ` ਬਣਾਇਆ _ ਹੋਵੇ।੪੪੬। 

ਸ਼ਿਆਮ (ਕਵੀ) ਕਹਿੰਦੇ ਹਨ, ਬ੍ਰਿਛ ਹੇਠਾਂ ਖੜੋਤੇ ਕਾਨ੍ਹ ਦੇ ਮੂੰਹ ਨਾਲ ਲਗੀ ਮੁਰਲੀ 
ਚੰਗੀ _ਤਰ੍ਹਾਂ _ਫਬ ਰਹੀ _ਹੈ। _ਬ੍ਜ-ਭੂਮੀ _ ਦੀਆਂ _ਇਸਤਰੀਆਂ _ਦੌੜਦੀਆਂ _ਹੋਈਆਂ _ਆ 
ਪਹੁੰਚੀਆਂ ਹਨ, ਉਨ੍ਹਾਂ ਨੂੰ _ਆਪਣੇ ਮੁਖ ਦੀ ਸੁਧ ਅਤੇ _ਹੱਯਾ ਨਹੀਂ ਰਹੀ ਹੈ। (ਕਾਨ੍ਹ ਦੇ) 
ਮੁਖ ਨੂੰ ਵੇਖ ਕੇ (ਉਸ ਦੇ) ਵਸ ਵਿਚ ਹੋ ਗਈਆਂ ਹਨ ਅਤੇ ਅਤਿ ਮਤਵਾਲੀਆਂ ਹੋਂ 
ਕੇ 'ਕਾਨ੍ਹ ਕਾਨ੍ਹ _ਪੁਕਾਰਦੀਆਂ ਹਨ। ਇਕ ਝੂਮ ਕੇ (ਡਿਗ) ਪਈਆਂ ਹਨ, ਇਕ _ਗਾ__ਉਠੀਆਂ 
ਹਨ, _ਇਕ _ ਆਪਣੇ _ਤਨ ਵਿਚ _ਮਗਨ _ਹੋ ਕੇ ਦੀਵਾਨੀਆਂ ਹੋ _ ਗਈਆਂ _ ਹਨ।887। 

ਸ੍ਰੀ ਕ੍ਰਿਸ਼ਨ ਦੀ (ਮੁਰਲੀ ਦੀ _) ਸੁਰ ਕੰਨਾਂ ਨਾਲ ਸੁਣ ਕੇ ਬੂਜ-ਭੂਮੀ ਦੀਆਂ ਸਾਰੀਆਂ 
ਸਹੇਲੀਆਂ _ਦਬਾਦਬ _ਚਲ ਪਈਆਂ _ਹਨ। _ ਸੁੰਦਰ ਕ੍ਰਿਸ਼ਨ ਦੀਆਂ ਸ਼ੁਭ _ਅੱਖਾਂ ਨੂੰ ਵੇਖ ਕੇ 


3 
ਐਂ 
94) 
ਜੇ 
ਦੇ 
ਹੋ 
ਨ 


ਕਾਮ-ਕਲਾ _ਦੀ _ਥਾਹ _ਪਾਣ ਵਾਲੇ ਕ੍ਰਿਸ਼ਨ ਦਾ ਮੁਖ ਦੇਖਣ ਲਈ _ਚਲ ਪਈਆਂ 
ਸਿਰ ਦੇ ਬਸਤ੍ਰ _ਇਸ ਤਰ੍ਹਾਂ (ਉਤਾਰ ਕੇ) ਸੁਟ ਚਲੀਆਂ ਹਨ ਮਾਨੋ ਸਾਰੀ ਲੋਕ ਲਾਜ ਸੁ 
ਕੇ _(ਨਾਂਗੇ _ਸੈਨਿਆਸੀਆਂ _ਦੀ ਟੋਲੀ) ਚਲੀ _ ਹੋਵੇ।੪੫0। 

ਜਦੋਂ (ਉਹ) ਸ੍ਰੀ ਕ੍ਰਿਸ਼ਨ ਦੇ ਪਾਸ ਗਈਆਂ, _ਤਦੋਂ__(ਕਾਨ੍ਹ _ਨੇ) ਸਾਰੀਆਂ _ਗੋਪੀਆਂ 
ਆਪਣੇ _ਸੰਗ _ਵਿਚ _ਮਿਲਾ _ਲਿਆ। (ਉਸ ਵੇਲੇ ਉਨ੍ਹਾਂ _ਗੋਪੀਆਂ ਦੇ) ਤਨ ਤੋਂ ਬਸਤੁ 
ਅਤੇ ਗਹਿਣੇ ਡਿਗ ਕੇ ਪਰੇ (ਜਾ _ਪਏ) ਅਤੇ ਉਨ੍ਹਾਂ _ਦੇ ਹੱਥਾਂ ਦੀਆਂ ਵੰਗਾਂ ਟੁਟ ਗਈਆਂ। 
ਸ਼ਿਆਮ _ਕਵੀ (ਕਹਿੰਦੇ ਹਨ), ਕਾਨ੍ਹ ਦੇ ਰੂਪ ਨੂੰ ਵੇਖ ਕੇ ਸਾਰੀਆਂ ਗੋਪੀਆਂ (ਸ੍ਰੀ ਕ੍ਰਿਸ਼ਨ 
ਨਾਲ) ਇਕ _ਰੰਗ ਹੋ _ਗਈਆਂ (ਅਰਥਾਤ _ਇਕਮਿਕ _ਹੋ ਗਈਆਂ), ਮਾਨੋ _ਸਭ _ਸੰਗ _ਸੈਕੋਚ 
ਛਡ _ਕੇ ਸਾਰੀਆਂ _ਤਨਮੈ ਹੋਕੇ _ਇਕ _ਰੰਗ _ਹੋ ਗਈਆਂ _ ਹੋਣ।੪੫੧। 


ਦੀ 
ਨੂੰ) ਇਸ 
ਜਾਂਦੀ ਹੈ। 
ਹਨ। 
ਸੁਟ 


02੧੨ 


ਸੀ _ਦਸਮ-ਗ੍ਰੰਥ _ਸਾਹਿਬ 


ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧਿ ਕਾਨ੍ਹ ਹੀ ਕੇ ਰਸ ਭੀਤਰ ਰਾਚੀ। 
ਭਉਹ ਭਰੀ ਮਧੁਰੀ ਬਰਨੀ ਸਭ ਹੀ ਸੁ _ਢਰੀ ਜਨੁ ਮੈਨ ਕੇ ਸਾਚੀ। 
ਛੋਰ ਦਏ ਰਸ ਅਉਰਨ ਸ੍ਹਾਦ ਭਲੇ ਭਗਵਾਨ ਹੀ ਸੋ ਸਭ ਮਾਚੀ। 
ਸੋਭਤ ਤਾ ਤਨ ਮੈ ਹਰਿ ਕੋ ਮਨੋ ਕੰਚਨ ਮੈ ਚੁਨੀਆ ਚੁਨਿ ਖਾਚੀ। ੪੫੨। 


ਕਾਨ੍ਹ ਕੋ ਰੂਪ ਨਿਹਾਰਿ ਰਹੀ ਬ੍ਰਿਜ ਮੈ ਜੁ ਹੁਤੀ ਗੁਪੀਆ ਅਤਿ ਹਾਛੀ। 
ਰਾਜਤ ਜਾਹਿ ਮਿਰਗੀ ਪਤਿ ਨੈਨ _ਬਿਰਾਜਤ ਸੁੰਦਰ ਹੈ ਸਮ _ਮਾਛੀ। 
ਸੋਭਿਤ ਹੈ ਬ੍ਰਿਜ ਮੰਡਲ ਮੈ ਜਨੁ ਖੇਲਬੇ ਕਾਜਿ ਨਟੀ ਇਹ ਕਾਛੀ। 
ਦੇਖਨਿ ਹਾਰ _ਕਿਧੌ ਭਗਵਾਨ _ਦਿਖਾਵਤ ਭਾਵ _ਹਮੈ _ਹਿਯਾ ਆਛੀ। _੪੫੩। 


ਸੋਹਤ ਸਹੈ ਸਭ _ਗੋਪਿਨ ਕੇ ਕਬਿ ਸ੍ਯਾਮ ਕਹੈ ਦ੍ਰਿਗ ਅੰਜਨ ਆਜੇ। 
ਕਉਲਨ ਕੀ ਜਨੁ ਸੁਧਿ ਪ੍ਰਭਾ ਸਰ ਸੁੰਦਰ ਸਾਨ ਕੇ ਊਪਰਿ ਮਾਜੇ। 
ਬੈਠਿ ਘਰੀ ਇਕ ਮੈ ਚਤੁਰਾਨਨ ਮੈਨ ਕੇ ਤਾਤ ਬਨੇ ਕਸਿ _ਸਾਜੇ। 
ਮੋਹਤਿ ਹੈ ਮਨ ਜੋਗਨ ਕੇ ਫੁਨਿ ਜੋਗਨ ਕੇ ਗਨ ਬੀਚ _ਕਲਾ_ਜੇ। ੪੫੪। 


ਠਾਢਿ ਹੈ ਕਾਨ੍ਹ ਸੋਊ ਮਹਿ ਗੋਪਿਨ ਜਾਹਿ ਕੋ ਅੰਤ ਮੁਨੀ ਨਹਿ ਬੂਝੇ। 
ਕੋਟਿ ਕਰੈ ਉਪਮਾ ਬਹੁ ਬਰਖਨ ਨੈਨਨ ਸੋ ਤਉ ਨੈਕੁ ਨ ਸੂਝੇ। 
ਤਾਹੀ ਕੇ ਅੰਤਿ ਲਥੈਬੇ ਕੇ ਕਾਰਨ ਸੂਰ ਘਨੈ ਰਨ ਭੀਤਰ ਜੂਝੇ। 
ਸੋ ਬ੍ਰਿਜ ਭੂਮਿ ਬਿਖੈ ਭਗਵਾਨ ਤ੍ਰੀਆ ਗਨ ਮੈ ਰਸ ਬੈਨ ਅਰੂਝੇ। ੪੫੫। 


ਕਾਨਰ ਕੇ ਨਿਕਟੈ ਜਬ ਹੀ ਸਭ ਹੀ ਗੁਪੀਆ ਮਿਲਿ ਸੁੰਦਰ ਗਈਯਾ। 

ਸੋ ਹਰਿ ਮਧਿ ਸਸਾਨਨ ਪੇਖਿ ਸਭੈ ਫੁਨਿ ਕੰਦੂਪ ਬੇਖ ਬਨਈਆ। 

ਲੈ ਮੁਰਲੀ ਅਪਨੇ ਕਰਿ ਕਾਨ੍ਹ ਕਿਧੌ ਅਤਿ ਹੀ ਹਿਤ ਸਾਥ ਬਜਈਯਾ। 
ਘੰਟਕ ਹੇਰਕ ਜਿਉ ਪਿਖ ਕੈ ਮ੍ਿਗਨੀ ਮੁਹਿ ਜਾਤ ਸੁ ਹੈ ਠਹਰਈਯਾ। _੪੫੬। 


ਮਾਲਸਿਰੀ ਅਰੁ ਰਾਮਕਲੀ ਸੁਭ _ਸਾਰੰਗ _ਭਾਵਨ ਸਾਥ _ਬਸਾਵੈ। 
ਜੈਤਸਿਰੀ ਅਰੁ ਸੁਧ ਮਲਾਰ ਬਿਲਾਵਲ ਕੀ ਧੁਨਿ ਕੂਕ ਸੁਨਾਵੈ। 

ਲੈ ਮੁਰਲੀ ਅਪੁਨੇ ਕਰਿ ਕਾਨ੍ਹ ਕਿਧੌ ਅਤਿ ਹੀ ਹਿਤ ਸਾਥ ਬਜਾਵੈ। 
ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ। ੪੫੭। 


ਕ੍ਰਿਸਨਾਵਤਾਰ ੧੫੫ 


ਗੋਪੀਆਂ ਘਰਾਂ _ਦੀ _ਸੁਧ-ਬੁਧ ਭੁਲ ਗਈਆਂ ਅਤੇ ਕਾਨ੍ਹ ਦੇ ਰਸ ਵਿਚ ਹੀ ਰਚਮਿਚ 
ਗਈਆਂ। _ ਭਰੀਆਂ _ਹੋਈਆਂ _ਭਵਾਂ _ਵਾਲੀਆਂ, _ਮਧਰੀਆਂ, _(ਸੁੰਦਰ) ਪਲਕਾਂ _ਵਾਲੀਆਂ _ਸਾਰੀਆਂ 
ਹੀ ਮਾਨੋ ਕਾਮ ਦੇ ਸਾਂਚੇ ਵਿਚ _ਢਲੀਆਂ _ਹੋਣ। (ਉਨ੍ਹਾਂ ਨੇ) ਸਾਰਿਆਂ ਰਸਾਂ ਅਤੇ _ਸੁਆਦਾਂ 
ਨੂੰ ਛਡ ਦਿੱਤਾ ਹੈ ਅਤੇ ਭਗਵਾਨ ਕਾਨ੍ਹ ਦੇ ਰਸ ਵਿਚ ਹੀ ਭਲੀ ਭਾਂਤ ਮਗਨ ਹੋ ਗਈਆਂ 


ਬੂਜ-ਭੂਮੀ _ਵਿਚ ਜੋ ਬਹੁਤ _ ਸੁੰਦਰ _ਗੋਪੀਆਂ ਸਨ, _ਉਹ ਕਾਨ੍ਹ ਦੇ ਰੂਪ ਨੂੰ ਵੇਖ 


ਰਹੀਆਂ _ਹਨ। _ ਜਿਨ੍ਹਾਂ ਦੇ _ਹਿਰਨਾਂ ਵਰਗੇ _ਨੈਣ _ ਸੁਸ਼ੋਭਿਤ _ਹਨ, ਜੋ ਸੁੰਦਰਤਾ _ਵਿਚ _ਮੇਂਛੀ 


ਟਿਕ ਕੇ (ਇਨ੍ਹਾਂ ਦੀ ਦੇਹ) ਘੜੀ ਹੈ, ਜਿਵੇਂ ਕਾਮ ਦੇ ਬੌਚੇ `ਹੀ_ਕਸੇ ਹੋਏ ਹਨ। (ਉਹ) 
ਦੇ ਮਨ ਨੂੰ ਮੋਹ ਰਹੇ ਹਨ ਅਤੇ ਫਿਰ ਜੋਗੀਆਂ ਦੀ ਮੰਡਲੀ ਦੀ ਕਲਾ (ਅਰਥਾਤ 


ਬਣੇ ਹੋਏ _ਹਨ।8੫੪। 

ਉਹ ਕਾਨ੍ਹ ਗੋਪੀਆਂ ਵਿਚ _ਖੜੋਤਾ ਹੈ ਜਿਸ ਦਾ ਅੰਤ ਮੁਨੀ ਵੀ 

(ਉਸ ਦੀ) ਕਰੋੜਾਂ ਵਿਅਕਤੀ ਬਹੁਤ ਵਰ੍ਹਿਆਂ _ਤਕ _ਉਪਮਾ _ਕਰਦੇ ਰਹੇ ਹਨ, _ਪਰ ਅੱਖਾਂ 
ਨਾਲ ਉਸ ਨੂੰ ਜ਼ਰਾ ਜਿੰਨਾ ਵੀ ਜਾਣ ਨਹੀਂ ਸਕੇ (ਅਰਥਾਤ ਵੇਖ ਨਹੀਂ ਸਕੇ)। ਉਸ ਦੇ 


ਅੰਤ _ ਨੂੰ ਜਾਣਨ _ਲਈ _ ਅਨੇਕਾਂ _ਸੂਰਮੇ _ਯੁੱਧ-ਭੂਮੀ _ਵਿਚ _ ਸ਼ਹੀਦੀਆਂ _ਪਾ _ਗਏ। _ਓਹੀ 
ਭਗਵਾਨ _ ਬੂਜ-ਭੂਮੀ _ਵਿਚ ਇਸਤਰੀਆਂ ਦੇ ਝੁੰਡ _ਵਿਚ ਰਸ ਦੀਆਂ ਗੱਲਾਂ _ਕਰਨ ਵਿਚ 
ਰੁਝੇ _ਹੋਏ _ਹਨ।੪੫੫। 

ਜਦੋਂ ਸਾਰੀਆਂ ਸੁੰਦਰ _ਗੋਪੀਆਂ _ਮਿਲ _ਕੇ ਕ੍ਰਿਸ਼ਨ ਦੇ ਕੋਲ _ਗਈਆਂ। _ਉਸ ਵੇਲੇ 
ਕਾਨ੍ਹ ਦੇ ਚੰਦਰਮਾ ਵਰਗੇ ਮੁਖ ਨੂੰ ਵੇਖ ਕੇ ਫਿਰ ਸਾਰੀਆਂ ਕਾਮ ਦਾ ਰੂਪ ਹੀ ਬਣ ਗਈਆਂ। 
ਆਪਣੇ ਹੱਥ ਵਿਚ ਮੁਰਲੀ ਨੂੰ ਲੈ ਕੇ ਕਾਨ੍ਹ ਨੇ ਬੜੇ ਹਿਤ ਨਾਲ ਵਜਾਇਆ, ਜਿਵੇਂ ਘੰਡਾਹੇੜੇ 
ਨੂੰ ਸੁਣ ਕੇ _ਹਿਰਨੀਆਂ _ਮੋਹੀਆਂ _ਜਾਂਦੀਆਂ _ਹਨ, _(ਉਵੇਂ ਹੀ) _ਉਹ _ ਮਗਨ _ਹੋ ਗਈਆਂ 
ਹਨ।੪੫੬। 


ਰਾਗਾਂ _ ਨੂੰ ਵਜਾਉਂਦੇ _ਹਨ। _ਜੈਤਸਿਰੀ ਅਤੇ _ਸੁੱਧ _ਮਲ੍ਹਾਰ _ਤੇ ਬਿਲਾਵਲ _ਰਾਗਾਂ__ਦੀ 
ਨ ਕੇ 


ਸੀ _ਦਸਮ-ਗ੍ਰੰਥ ਸਾਹਿਬ 


ਸੁਨ ਕੇ ਮੁਰਲੀ ਧੁਨਿ ਕਾਨਰ ਕੀ ਸਭ ਗੋਪਿਨ ਕੀ ਸਭ ਸੁਧਿ ਛੁਟੀ। 
ਸਭ ਛਾਡਿ ਚਲੀ ਅਪਨੇ ਗ੍ਰਿਹ ਕਾਰਜ ਕਾਨ੍ਹ ਹੀ ਕੀ ਧੁਨਿ ਸਾਥ ਜੁਟੀ। 
ਠਗਨੀ ਸੁਰ ਹੈ ਕਬਿ ਸ੍ਯਾਮ ਕਹੈ ਇਨ ਅੰਤਰ ਕੀ ਸਭ ਮਤਿ _ਲੁਟੀ। 
ਮ੍ਰਿਗਨੀ ਸਮ ਹੈ ਚਲਤ ਯੌ ਇਨ ਕੇ ਮਗ ਲਾਜ ਕੀ ਬੇਲ ਤਰਾਕ ਤੁਟੀ।੪੫੮। 


ਕਾਨ੍ਹ ਕੋ ਰੂਪ ਨਿਹਾਰ ਰਹੀ ਤ੍ਰਿਯਾ ਸਯਾਮ ਕਹੈ ਕਬਿ ਹੋਇ ਇਕਾਠੀ। 
ਜਿਉਂ ਸੁਰਕੀ ਧੁਨਿ ਕੌ ਸੁਨ ਕੈ ਮ੍ਰਿਗਨੀ ਚਲਿ ਆਵਤ ਜਾਤ ਨ _ਨਾਠੀ। 
ਮੈਨ ਸੋ ਮਤ ਹ੍ਹੈ ਕੂਦਤ ਕਾਨ੍ਹ ਸੁ ਛੋਰਿ ਮਨੋ ਸਭ ਲਾਜ ਕੀ ਗਾਠੀ। 

ਗੋਪਿਨ ਕੋ ਮਨੁ ਯੌ ਚੁਰਿ ਗਯੋ ਜਿਮ ਖੋਰਰ ਪਾਥਰ ਪੈ ਚਰਨਾਠੀ। ੪੫੯। 


ਹਸਿ ਬਾਤ ਕਰੈ ਹਰਿ ਸੋ ਗੁਪੀਆ ਕਬਿ ਸ੍ਯਾਮ ਕਹੈ ਜਿਨ ਭਾਗ ਬਡੇ। 
ਮੋਹਿ ਸਭੈ ਪ੍ਰਗਟਿਯੋ ਇਨ ਕੋ _ਪਿਖ ਕੈ ਹਰਿ ਪਾਪਨ ਜਾਲ ਲਡੇ। 

ਕ੍ਰਿਸਨ ਤਨ ਮਧਿ ਬਧੂ ਬ੍ਰਿਜ ਕੀ ਮਨ ਹ੍ਹੈ ਕਰਿ ਆਤੁਰ ਅਤਿ ਗਡੇ। 

ਸੋਊ ਸਤਿ ਕਿਧੋ ਮਨ ਜਾਹਿ ਗਡੇ ਸੁ ਅਧਨਿ ਜਿਨੋ ਮਨ ਹੈ ਅਗਡੇ। ੪੬0। 


ਨੈਨ ਚੁਰਾਇ ਮਹਾ ਸੁਖ ਪਾਇ ਕਛੂ ਮੁਸਕਾਇ ਭਯੋ ਹਰਿ ਠਾਢੋ। 

ਮੋਹਿ ਰਹੀ ਬ੍ਰਿਜ ਬਾਮ ਸਭੈ ਅਤਿ ਹੀ ਤਿਨ ਕੈ ਮਨਿ ਆਨੰਦ ਬਾਢੋ। 

ਜਾ ਭਗਵਾਨ ਕਿਧੋ ਸੀਯ ਜੀਤ ਕੈ ਮਾਰਿ ਡਰਿਯੋ _ਰਿਪੁ ਰਾਵਨ ਗਾਢੋਂ। 
ਤਾ ਭਗਵਾਨ ਕਿਧੋ ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢੋ। ੪੬੧ 

ਕਾਨ੍ਹ ਤੂ ਕਾਲ ਗੋ ਪਤਾ 
ਹਾਵੀਯਾਂ 

ਆਜੁ ਭਯੋ ਝੜ ਹੈ ਜਮੁਨਾ ਤਟਿ ਖੇਲਨ ਕੀ ਅਬ ਘਾਤ _ਬਣੀ। 

ਤਜ ਕੈ ਡਰ ਖੇਲ ਕਰੋ ਹਮ ਸੋ ਕਬਿ ਸ੍ਯਾਮ ਕਹਿਯੋ ਹਸਿ ਕਾਨ੍ਹ ਅਣੀ। 
ਜੋ ਸੁੰਦਰ ਹੈ ਤੁਮ ਮੈ ਸੋਊ ਖੇਲਹੁ ਖੇਲਹੁ ਨਾਹਿ ਜਣੀ ਰੁ _ਕਣੀ। 

ਇਹ ਭਾਤਿ ਕਹੈ ਹਸਿ ਕੈ ਰਸ ਬੋਲ ਕਿਧੋ ਹਰਤਾ ਜੋਊ ਮਾਨ ਫਣੀ। ੪੬੨। 


ਹਸਿ ਕੈ ਸੁ ਕਹੀ ਬਤੀਆ ਤਿਨ ਸੋ ਕਬਿ ਸਯਾਮ ਕਹੈ ਹਰਿ ਜੋ ਰਸ ਰਾਤੋ। 
ਨੈਨ ਮ੍ਰਿਗੀਪਤਿ ਸੇ ਤਿਹ ਕੇ ਇਮ ਚਾਲ ਚਲੈ ਜਿਮ ਗਈਯਰ ਮਾਤੋ। 
ਦੇਖਤ ਮੂਰਤਿ ਕਾਨ੍ਹ ਕੀ _ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧ ਸਾਤੋ। 
ਚੀਰ ਗਏ ਉਡ ਕੈ ਤਨ ਕੈ ਅਰੁ ਟੂਟ ਗਯੋ ਨੈਨ ਤੇ ਲਾਜ ਕੋ_ਨਾਤੋ। ੪੬੩। 


੧. 'ਗੋਪਿਨ ਸੋ? 


ਕ੍ਰਿਸਨਾਵਤਾਰ ੧੫੭ 


ਕਾਨ੍ਹ _ਦੀ ਮੁਰਲੀ ਦੀ ਧੁਨ 
ਗਈ ਹੈ। _ਸਾਰੀਆਂ ਆਪਣੇ ਘਰਾਂ ਦੇ ਕੰਮਾਂ ਨੂੰ ਤੁ 
(ਦੀ ਮੁਰਲੀ) ਦੀ ਧੁਨ ਵਿਚ ਜੁੜ ਗਈਆਂ _ਹਨ। _ਕਵੀ ਸ਼ਿਆਮ ਕਹਿੰਦੇ ਹਨ, (ਮੁਰਲੀ 
ਦੀ) ਸੁਰ ਨੇ ਠਗਣੀ ਹੋਕੇ ਇਨ੍ਹਾਂ (ਗੋਪੀਆਂ) ਦੇ ਅੰਦਰ ਦੀ ਮਤ ਲੁਟ ਲਈ ਹੈ। ਹਿਰਨੀ 


8 
ਕੰ 


ਸੁਣ ਕੇ ਸਾਰੀਆਂ _ਗੋਪੀਆਂ ਦੀ ਸਾਰੀ ਹੋਸ਼ ਹੋ 
ਨੂੰ ਛਡ ਹਨ 


ਵਾਂਗ ਹੋ _ ਕੇ, ਇਸ ਦੇ ਮਾਰਗ ਉਤੇ ਹੀ ਚਲ ਪਈਆਂ ਹਨ ਜਿਸ ਕਰ ਕੇ ਲਾਜ ਦੀ ਵੇਲ 
ਤੜਾਕ _ਕਰ ਕੇ ਟੁਟ ਗਈ _ਹੈ।੪੫੮। 

ਸ਼ਿਆਮ _ਕਵੀ ਕਹਿੰਦੇ ਹਨ, _ਸਾਰੀਆਂ ਇਸਤਰੀਆਂ ਇਕੱਠੀਆਂ ਹੋਕੇ ਕਾਨ੍ਹ ਦੇ 
ਰੂਪ ਨੂੰ ਵੇਖ _ਰਹੀਆਂ _ਹਨ। _ਜਿਵੇਂ (ਬੰਸਰੀ ਦੀ) ਸੁਰ ਨੂੰ ਸੁਣ ਕੇ _ਹਿਰਨੀਆਂ _ਭਜੀਆਂ 


(ਫਿਰ) ਜਾਂਦੀਆਂ ਨਹੀਂ _ਹਨ। _ਕਾਮ _ਨਾਲ ਮਸਤ ਹੋ ਕੇ 
ਜਿਵੇਂ ਖੁਰਦਰੇ ਪੱਥਰ _ਉਤੇ ਚੰਦਨ ਦੀ ਲਕੜੀ 


ਕਵੀ ਸ਼ਿਆਮ ਕਹਿੰਦੇ ਹਨ, ਜਿੰਨ੍ਹਾਂ _ਗੋਪੀਆਂ ਦੇ ਭਾਗ ਵੱਡੇ ਹਨ (ਉਹ) ਕਾਨ੍ਹ ਨਾਲ 
ਹਸ ਕੇ ਗੱਲਾਂ ਕਰਦੀਆਂ _ਹਨ। ਪਾਪਾਂ ਦੇ ਪੁੰਜ ਨੂੰ ਸਾੜਨ ਵਾਲੇ ਕਾਨ੍ਹ ਨੂੰ ਵੇਖ ਕੇ ਇਨ੍ਹਾਂ 
(ਦੇ ਮਨ) ਵਿਚ ਮੋਹ ਪੁਗਟ ਹੋ ਗਿਆ ਹੈ। ਬੂਜ ਦੀਆਂ ਇਸਤਰੀਆਂ ਦਾ ਮਨ ਅਤਿ ਆਤੁਰ 
ਹੋ ਕੇ ਕ੍ਰਿਸ਼ਨ ਦੇ ਸ਼ਰੀਰ ਵਿਚ ਗਡ ਗਿਆ ਹੈ। ਜਿਨ੍ਹਾਂ ਦਾ ਮਨ (ਕਾਨ੍ਹ ਵਿਚ) ਗਡਿਆ 
ਗਿਆ ਹੈ ਉਨ੍ਹਾਂ ਦਾ (ਜੀਵਨ) ਸੱਚਾ ਹੈ ਅਤੇ ਜਿਨ੍ਹਾਂ ਦਾ ਮਨ ਨਹੀਂ ਗਡਿਆ, ਉਨ੍ਹਾਂ (ਦਾ 
ਜੀਵਨ) ਵਿਅਰਥ _ਹੈ।੪੬0। 

ਔਖਾਂ ਚੁਰਾ ਕੇ, ਬਹੁਤ ਸੁਖ ਪ੍ਰਾਪਤ ਕਰ _ਕੇ ਅਤੇ _ਕੁਝ ਮੁਸਕਰਾ ਕੇ ਕਾਨ੍ਹ ਖੜਾ 
ਹੋ ਗਿਆ ਹੈ। ਸਾਰੀਆਂ ਬੂਜ _ਦੀਆਂ ਇਸਤਰੀਆਂ ਮੋਹਿਤ 


ਕਾਨੂ ਲੀ ਨੇ ਨ੫ਆੰ ਨੂੰ ਨਹਾ -- 
੭ਾਵੰਯਾ 
ਜਮਨਾ ਦੇ _ਕੇਢੇ ਬਦਲਵਾਈ ਬਣੀ ਹੋਈ ਹੈ, ਹੁਣ ਖੇਡਣ ਦਾ ਮੋਕਾ ਬਣ ਗਿਆ 


ਹੈ। ਕਵੀ ਸ਼ਿਆਮ ਕਹਿੰਦੇ ਹਨ, ਕਾਨ੍ਹ ਨੇ ਹਸ ਕੇ ਕਿਹਾ -- ਅੜੀਓ! (ਮਨ ਵਿਚੋਂ) ਡਰ 
ਨੂੰ ਕਢ ਕੇ ਮੇਰੇ ਨਾਲ ਖੇਡ _ਕਰੋਂ। ਜਿਹੜੀ ਤੁਹਾਡੇ ਵਿਚੋਂ ਸੁੰਦਰ ਹੈ, ਓਹੀ _(ਮੇਰੇ _ਨਾਲ) 
ਖੇਡੇ; ਮੈਂ _ਜਣੀ _ਖਣੀ ਨਾਲ ਨਹੀਂ _ਖੇਡਦਾ। ਜੋ _ਸ਼ੇਸ਼ਨਾਗ ਦਾ ਅਭਿਮਾਨ ਨਸ਼ਟ ਕਰਨ ਵਾਲਾ 
ਹੈ, ਉਸ ਨੇ ਹਸ ਕੇ ਇਸ ਤਰ੍ਹਾਂ ਦੇ ਰਸ ਭਿੰਨੇ ਬੋਲ ਕਹੇ।੪੬੨। 

ਸ਼ਿਆਮ ਕਵੀ ਕਹਿੰਦੇ ਹਨ, ਜੋ ਕਾਨ੍ਹ ਰਸ ਵਿਚ ਰਸਿਆ ਹੋਇਆ ਹੈ, ਉਸ ਨੇ 
ਹਸ ਕੇ ਉਨ੍ਹਾਂ (ਗੋਪੀਆਂ) ਨੂੰ ਇਹ ਗੱਲਾਂ _ਕਹੀਆਂ। _ਉਸ _ਦੇ ਨੈਣ ਹਿਰਨ _ਵਰਗੇ _ਹਨ 
ਅਤੇ _ਚਾਲ ਇਸ ਤਰ੍ਹਾਂ ਚਲਦਾ ਹੈ ਜਿਵੇਂ ਮਸਤ ਹਾਥੀ (ਚਲਦਾ ਹੈ)। ਕਾਨ੍ਹ ਦਾ ਰੂਪ ਵੇਖ 
ਕੇ _ਗੋਪੀਆਂ ਨੂੰ ਘਰ _ਦੀਆਂ ਸੌਤੇ ਸੁਧਾਂ ਭੁਲ ਗਈਆਂ _ਹਨ। (ਉਨ੍ਹਾਂ ਦੇ) ਸ਼ਰੀਰ ਦੇ ਬਸਤ੍ਰ 
ਉਡ _ਗਏ ਹਨ ਅਤੇ ਨੈਣਾਂ ਨਾਲੋਂ _ਲਾਜ _ਦਾ ਨਾਤਾ ਟੁਟ ਗਿਆ ਹੈ। ੪੬੩। 


੧੫੮ ਸੀ _ਦਸਮ-ਗ੍ਰੰਥ ਸਾਹਿਬ 


ਕੁਪਿ ਕੈ ਮਧੁ ਕੈਟਭ ਤਾਨਿ ਮਰੇ ਮੁਰਿ ਦੈਤ ਮਰਿਯੋ ਅਪਨੇ ਜਿਨ ਹਾਥਾ। 
ਜਾਹਿ _ਬਿਭੀਛਨ ਰਾਜ ਦਯੋ _ਰਿਸਿ ਰਾਵਨ ਕਾਟ ਦਏ ਜਿਹ ਮਾਥਾ। 
ਸੋ ਤਿਹ ਕੀ ਤਿਹੂ ਲੋਗਨ ਮਧਿ ਕਹੈ ਕਬਿ ਸ੍ਯਾਮ ਚਲੇ ਜਸ ਗਾਥਾ। 
ਸੋ ਬ੍ਰਿਜ ਭੂਮਿ ਬਿਖੈ ਰਸ ਕੈ ਹਿਤ ਖੇਲਤ ਹੈ ਫੁਨਿ ਗੋਪਿਨ ਸਾਥਾ। ੪੬੪। 


ਹਸਿ ਕੈ ਹਰਿ ਜੂ ਬ੍ਰਿਜ ਮੰਡਲ ਮੈ ਸੰਗ ਗੋਪਿਨ ਕੇ ਇਕ ਹੋਡ ਬਦੀ 
ਸਭ ਧਾਇ ਪਰੈ ਹਮਹੂੰ ਤੁਮਹੂੰ ਇਹ _ਭਾਤਿ ਕਹਿਯੋ ਮਿਲਿ ਬੀਚ ਨਦੀ। 
ਜਬ ਜਾਇ ਪਰੇ ਜਮੁਨਾ ਜਲ ਮੈ ਸੰਗ ਗੋਪਿਨ ਕੇ ਭਗਵਾਨ ਜਦੀ 
ਤਬ ਲੈ ਚੁਭਕੀ ਹਰਿ ਜੀ ਤ੍ਰਿਯ ਕੋਸੁ ਲਯੋ ਮੁਖ ਚੂਮ ਕਿਧੋ_ਸੋ_ਤਦੀ। ੪੬੫। 

ਗੋਆ ਭਾਲ ਕਾਨੂ ਲੂ ਸੋਂ 

ਹਵੀਯਾਂ 

ਮਿਲ ਕੈ ਸਭ ਗ੍ਰਾਰਿਨ ਸੁੰਦਰ ਸ੍ਯਾਮ ਸੋ _ਸ੍ਯਾਮ ਕਹੀ ਹਸਿ ਬਾਤ ਪ੍ਰਬੀਨਨ 
ਰਾਜਤ ਜਾਹਿ ਮਿਰਿਗੀਪਤਿ ਸੇ ਦ੍ਰਿਗਿ ਛਾਜਤ _ਚੰਚਲਤਾ ਸਮ _ਮੀਨਨ। 
ਕੰਚਨ ਸੇ ਤਨ ਕਉਲ ਮੁਖੀ ਰਸ _ਆਤੁਰ ਹੈ _ਕਹਿਯੋ ਰਛਕ _ਦੀਨਨ। 
ਨੇਹੁ ਬਢਾਇ ਮਹਾ ਸੁਖੁ ਪਾਇ _ਕਹਿਯੋ ਸਿਰਿ ਨਿਆਇ ਕੈ ਭਾਤਿ ਅਧੀਨਨ। ੪੬੬। 


ਅਤਿ ਹੈ ਰਿਝਵੰਤ ਕਹਿਓ _ਗੁਪੀਆ ਜੁਗ ਤੀਸਰ ਮੈ ਪਤਿ ਭਯੋ ਜੁ _ਕਪੀ। 
ਜਿਨਿ ਰਾਵਨ ਖੇਤਿ ਮਰਿਓ ਕੁਪ ਕੈ ਜਿਹ ਰੀਝਿ _ਬਿਭੀਛਨ ਲੰਕ ਥਪੀ। 
ਜਿਹ ਕੀ ਜਗ ਬੀਚ _ਪੁਸਿਧ ਕਲਾ ਕਬਿ ਸ੍ਯਾਮ ਕਹੈ ਕਛੁ ਨਾਹਿ ਛਪੀ 
ਤਿਹ ਸੰਗ ਕਰੈ ਰਸ ਕੀ ਚਰਚਾ ਜਿਨ ਹੂੰ _ਤਿਰੀਯਾ ਫੁਨਿ ਚੈਡਿ ਜਪੀ। ੪੬੭। 


ਜਉ ਰਸ ਬਾਤ ਕਹੀ ਗੁਪੀਆ ਤਬ ਹੀ ਹਰਿ ਜਵਾਬ ਦਯੋ ਤਿਨ ਸਾਫੀ। 
ਆਈ ਹੋ ਛੋਡਿ ਸਭੈ ਪਤਿ ਕੋ ਤੁਮ ਹੋਇ ਤੁਮੈ ਨ ਮਰੇ ਫੁਨਿ ਮਾਫੀ। 
ਹਉ ਤੁਮ ਸੋ ਨਹਿ ਹੇਤ ਕਰੋ ਤੁਮ ਕਾਹੇ ਕਉ ਬਾਮ ਕਰੋ ਰਸ ਲਾਫੀ। 
ਇਉ ਕਹਿ ਕੈ ਹਰਿ ਮੋਨ ਭਜੀ ਸੁ ਬਜਾਇ ਉਠਿਯੋ ਮੁਰਲੀ ਮਹਿ ਕਾਫੀ। ੪੬੮। 
ਕਾਨੂ ਭਾਲ ਨਨ ਸੱ” 
ਹਵੀਯਾਂ 
ਸਭ ਸੁੰਦਰ ਗੋਪਿਨ ਸੋ ਕਬਿ ਸ੍ਯਾਮ ਦਯੋ ਹਰਿ ਕੈ ਹਰਿ ਜਵਾਬ ਜਬੈ। 
ਨ ਗਈ ਹਰਿ ਮਾਨ ਕਹਿਯੋ ਗ੍ਰਿਹ ਕੋ ਪੂਭ ਮੋਹਿ ਰਹੀ ਮੁਖਿ ਦੇਖ ਸਬੈ 
ਕ੍ਰਿਸਨੰ ਕਰਿ ਲੈ ਅਪਨੇ ਮੁਰਲੀ ਸੁ ਬਜਾਇ ਉਠਿਓ ਜੁਤ ਰਾਗ ਤਬੈ। 
ਮਨੋ ਘਾਇਲ ਗੋਪਿਨ ਕੇ ਬੂਣ ਮੈ ਭਗਵਾਨ ਡਰਿਯੋ ਜਨੁ _ਲੋਨ ਅਬੈ। ੪੬੯। 


੧. 


“ਕਬਿਯੋ ਬਾਚ? 


ਕ੍ਰਿਸਨਾਵਤਾਰ ੧੫੯ 


ਨਾਲ ਜਿਸ ਨੇ ਮੁਰ ਦੈੱਤ ਮਾਰਿਆ _ਸੀ। ਜਿਸ ਨੇ _ਵਿਭੀਸ਼ਣ ਨੂੰ (ਲੰਕਾ ਦਾ) ਰਾਜ 
ਦਿੱਤਾ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ ਰਾਵਣ ਦਾ ਸਿਰ ਕਟ ਦਿੱਤਾ ਸੀ। ਕਵੀ ਸ਼ਿਆਮ 
ਕਹਿੰਦੇ ਹਨ, ਉਸ ਦੇ ਯਸ਼ ਦੀ ਗਾਥਾ ਤਿੰਨਾਂ ਲੋਕਾਂ ਵਿਚ ਚਲ ਰਹੀ ਹੈ। ਓਹੀ ਫਿਰ 
ਬ੍ਰਜ-ਭੂਮੀ _ਵਿਚ _ਰਸ _ ਲੈਣ ਲਈ _ ਗੋਪੀਆਂ _ਨਾਲ _ ਖੇਡ _ਰਿਹਾ _ਹੈ।੪੬੪। 

ਕ੍ਰਿਸ਼ਨ ਨੇ ਹਸ ਕੇ ਬੁਜ-ਮੰਡਲ ਵਿਚ _ਗੋਪੀਆਂ ਨਾਲ _ਇਕ _ਸ਼ਰਤ _ਲਗਾਈ _ਅਤੇ 
ਇਸ ਤਰ੍ਹਾਂ ਕਿਹਾ ਕਿ ਅਸੀਂ ਅਤੇ ਤੁਸੀਂ ਸਾਰੇ ਮਿਲ ਕੇ ਜਮਨਾ ਵਿਚ ਕੁੱਦ ਪਈਏ। ਜਦੋਂ 
ਭਗਵਾਨ _ਗੋਪੀਆਂ _ਨਾਲ ਜਮਨਾ _ਦੇ _ਜਲ ਵਿਚ ਕੁੱਦ ਪਏ, ਤਾਂ ਕਾਨ੍ਹ ਨੇ _ਡੁਬਕੀ _ਮਾਰ 
ਕੇ (ਇਕ) ਇਸਤਰੀ _ਦਾ _ਉਸ ਵੇਲੇ ਮੂੰਹ _ਚੁੰਮ _ਲਿਆ।੪੬੫। 


ਸ਼ਿਆਮ (ਕਵੀ) ਕਹਿੰਦੇ ਹਨ, ਸਾਰੀਆਂ ਸੁੰਦਰ _ਗੋਪੀਆਂ ਨੇ ਮਿਲ ਕੇ ਕਾਨ੍ਹ ਨੂੰ ਬੜੀ 
ਪ੍ਰਬੀਨ _ਗੱੌਲ _ਕਹੀ। _ਜਿਸ _ਦੀਆਂ ਅਖਾਂ ਹਿਰਨ ਵਾਂਗ _ਸ਼ੋਭਦੀਆਂ ਹਨ ਅਤੇ _(ਜਿਨ੍ਹਾਂ ਵਿਚ) 
ਮੱਛਲੀ ਵਰਗੀ _ਚੰਚਲਤਾ _ਛਾਈ _ਹੋਈ ਹੈ; (ਜਿਨ੍ਹਾਂ ਦੇ) ਸ਼ਰੀਰ _ਸੋਨੇ _ਵਰਗੇ (ਚਮਕੀਲੇ) 
ਅਤੇ _ਕਮਲ _ਦੇ ਫੁਲ ਵਰਗੇ ਕੋਮਲ ਮੁਖ _ਹਨ (ਉਨ੍ਹਾਂ ਨੇ) ਕਾਮ ਰਸ ਵਿਚ ਆਤੁਰ ਹੋ 
ਕਿਹਾ -- ਹੇ ਦੀਨਾਂ ਦੇ ਰਖਿਅਕ! (ਫਿਰ) ਪ੍ਰੇਮ ਨੂੰ ਵਧਾ ਕੇ, ਬਹੁਤ ਸੁਖ ਪ੍ਰਾਪਤ ਕਰ 
ਅਤੇ _ਸਿਰ _ਨਿਵਾ _ਕੇ _ਅਧੀਨਾਂ _ਦੇ ਸਮਾਨ _ (ਨਿਮਰਤਾ ਪੂਰਵਕ) _ਕਿਹਾ।੪੬੬। 
ਰੀਝ ਕੇ ਗੋਪੀਆਂ ਨੇ ਕਿਹਾ -- ਜੋ ਤ੍ਰੇਤਾ ਯੁਗ ਵਿਚ ਬੰਦਰਾਂ ਦਾ ਸੁਆਮੀ 
ਨੇ ਹੋ ਕੇ ਰਾਵਣ ਨੂੰ ਯੁੱਧ-ਭੂਮੀ ਵਿਚ ਮਾਰਿਆ ਸੀ ਅਤੇ 
ਹੋਕੇ ਵਿਭੀਸ਼ਣ ਨੂੰ ਲੰਕਾ (ਦਾ ਰਾਜ) ਸੌਂਪਿਆ ਸੀ; ਕਵੀ ਸ਼ਿਆਮ ਕਹਿੰਦੇ 
ਜਿਸ ਦੀ ਕਲਾ (ਸ਼ਕਤੀ ਦੀ ਵਾਰਤਾ) ਜਗਤ ਵਿਚ _ਪੁਸਿੱਧ ਹੈ ਅਤੇ ਕਿਸੇ ਤੋਂ ਲੁਕੀ 
ਨਹੀਂ; ਉਸ _ਨਾਲ _(ਗੋਪੀਆਂ ਪ੍ਰੇਮ) ਰਸ _ਦੀ ਗੱਲ _ਕਰਦੀਆਂ _ਹਨ ਅਤੇ ਜਿਸ ਨੂੰ 


ਕਰਨ _ ਲਈ _ ਇਸਤਰੀਆਂ ਨੇ _ਚੌਡਿਕਾ _ਦਾ ਜਾਪ _ਕੀਤਾ _ਸੀ।੪੬੭ 

ਜਦੋਂ _ਗੋਪੀਆਂ ਨੇ ਰਸ _ਭਿੰਨੀ ਗੱਲ ਕਹੀ, ਤਦੋਂ ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਫ਼ ਜਵਾਬ 

ਦਿੱਤਾ ਕਿ ਤੁਸੀਂ ਸਾਰੀਆਂ (ਆਪਣੇ) ਪਤੀਆਂ ਨੂੰ ਛਡ ਕੇ ਆਈਆਂ ਹੋ, (ਇਸ ਲਈ) ਮਰਨ 
ਵੀ ਤੁਹਾਨੂੰ ਮਾਫ਼ੀ ਨਹੀਂ _ਮਿਲੇਗੀ। ਮੈਂ ਤੁਹਾਡੇ ਨਾਲ ਪ੍ਰੇਮ ਨਹੀਂ ਕਰਦਾ, ਤੁਸੀਂ (ਪ੍ਰੇਮ) 

ਰਸ ਦੀਆਂ ਸ਼ੋਖੀ ਭਰੀਆਂ ਗੱਲਾਂ ਕਿਸ ਲਈ ਕਰਦੀਆਂ ਹੋ। ਇਸ ਤਰ੍ਹਾਂ ਕਹਿ ਕੇ ਕ੍ਰਿਸ਼ਨ 

ਚੁਪ ਹੋ ਗਏ ਅਤੇ (ਫਿਰ) ਮੁਰਲੀ _ਵਿਚ ਕਾਫ਼ੀ _ਦੀ _ਤਰਜ਼ ਵਜਾਉਣ _ਲਗੇ।੪੬੮। 


੧੬0 


ਸੀ _ਦਸਮ-ਗ੍ਰੰਥ _ਸਾਹਿਬ 


ਜਿਉ ਮਿਿਗਿ ਬੀਚ ਮ੍ਰਿਗੀ ਪਿਖੀਐ ਹਰਿ ਤਿਉ ਗਨ ਗ੍ਰਾਰਿਨ ਕੇ ਮਧਿ ਸੋਭੈ। 
ਦੇਖਿ ਜਿਸੈ ਰਿਪੁ ਰੀਝ ਰਹੈ ਕਬਿ ਸ੍ਯਾਮ ਨਹੀ ਮਨ ਭੀਤਰ ਛੋਭੈ। 
ਦੇਖਿ ਜਿਸੈ ਮ੍ਰਿਗ ਧਾਵਤ ਆਵਤ ਚਿਤ ਕਰੈ ਨ ਹਮੈ ਫੁਨਿ ਕੋ ਭੈ। 
ਸੋ ਬਨ ਬੀਚ ਬਿਰਾਜਤ ਕਾਨ੍ਹ ਜੋਊ ਪਿਖਵੈ ਤਿਹ ਕੋ ਮਨੁ _ਲੋਭੈ। ੪੭0। 


ਗੋਆ ਲਾਲ ਕਾਨੂ` ਨੂ ਨ 
ਹਵੀਯਾਂ 
ਸੋਊ ਗ੍ਰਾਰਿਨ ਬੋਲਿ ਉਠੀ ਹਰਿ ਸੋ ਬਚਨਾ ਜਿਨ ਕੇ ਸਮ ਸੁਧ ਅਮੀ। 
ਤਿਹ ਸਾਥ _ਲਗੀ ਚਰਚਾ ਕਰਨੇ ਹਰਤਾ ਮਨ ਸਾਧਨ ਸੁਧਿ ਗਮੀ। 
ਤਜ ਕੈ ਅਪੁਨੇ ਭਭਰਤਾ ਹਮਰੀ ਮਤਿ ਕਾਨ੍ਹ ਜੂ ਊਪਰਿ ਤੋਹਿ ਰਮੀ। 
ਅਤਿ ਹੀ ਤਨ ਕਾਮ ਕਰਾ ਉਪਜੀ ਤੁਮ ਕੋ _ਪਿਖਏ ਨਹਿ ਜਾਤ ਛਮੀ। ੪੭੧। 


ਕਾਲਯੋਂ ਲਾਜ 
੭ਵੀਲਾ 
ਭਗਵਾਨਿ ਲਖੀ ਅਪੁਨੇ ਮਨ ਮੈ ਇਹ ਗ੍ਰਾਰਨਿ ਮੋ ਪਿਖਿ ਮੈਨ ਭਰੀ। 
ਤਬ ਹੀ ਤਜਿ ਸੰਕ ਸਭੈ ਮਨ ਕੀ ਤਿਨ ਕੇ ਸੈਗਿ ਮਾਨੁਖ ਕੇਲ ਕਰੀ। 
ਹਰਿ ਜੀ ਕਰਿ ਖੇਲ ਕਿਧੌ ਇਨ ਸੋ ਜਨੁ ਕਾਮ ਜਰੀ ਇਹ ਕੀਨ ਜਰੀ। 
ਕਬਿ ਸ੍ਯਾਮ ਕਹੈ ਪਿਖਵੋ ਤੁਮ ਕੌਤੁਕ ਕਾਨ੍ਹ ਹਰਿਯੋ ਕਿ ਹਰੀ ਸੁ ਹਰੀ। ੪੭੨। 


ਜੋ ਜੁਗ ਤੀਸਰ ਮੂਰਤਿ ਰਾਮ ਧਰੀ ਜਿਹ ਅਉਰ _ਕਰਿਯੋ ਅਤਿ ਸੀਲਾ। 
ਸਤੂਨ ਕੋ ਸੁ _ਸੰਘਾਰਿ ਕਹੈ ਪੁਤਿਪਾਰਕ ਸਾਧਨ ਕੋ ਹਰਿ ਹੀਲਾ। 
ਦਵਾਪਰ ਮੋ ਸੋਊ ਕਾਨ੍ਹ ਭਯੋ _ਮਰੀਯਾ ਅਰਿ ਕੋ _ਧਰੀਯਾ ਪਟ _ਪੀਲਾ। 
ਸੋ ਹਰਿ ਭੂਮਿ ਬਿਖੈ ਬ੍ਰਿਜ ਕੀ ਹਸਿ ਗੋਪਿਨ ਸਾਥ ਕਰੈ ਰਸ ਲੀਲਾ। ੪੭੩। 


ਮਾਲਸਿਰੀ ਅਰੁ _ਰਾਮਕਲੀ ਸੁਭ _ਸਾਰੰਗ _ਭਾਵਨ _ਸਾਥ _ਬਜਾਵੈ। 
ਜੈਤਸਿਰੀ ਅਰੁ ਸੁਧ ਮਲ੍ਹਾਰ ਬਿਲਾਵਲ ਕੀ ਧੁਨਿ ਕੂਕਿ ਸੁਨਾਵੈ। 
ਲੈ ਮੁਰਲੀ ਅਪੁਨੇ ਕਰਿ ਕਾਨ੍ਹ ਕਿਧੋ ਅਤਿ _ਭਾਵਨ ਸਾਥ _ਬਜਾਵੈ। 
ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ। ੪੭੪। 


ਚ 


ਕ੍ਰਿਸਨਾਵਤਾਰ ੧੬੧ 


ਵਿਚ ਸੋਭ ਰਿਹਾ _ਹੈ। ਕਵੀ ਸ਼ਿਆਮ (ਕਹਿੰਦੇ ਹਨ), ਜਿਸ 


ਜਾਂਦਾ ਹੈ ਅਤੇ ਮਨ ਵਿਚ ਗੁੱਸਾ ਨਹੀਂ _ਕਰਦਾ। ਜਿਸ ਨੂੰ ਵੇਖ ਕੇ ਹਿਰਨ ਭਜ ਕੇ ਆਉਂਦੇ 
ਹਨ ਅਤੇ ਫਿਰ ਚਿੱਤ ਵਿਚ ਕਿਸੇ ਤਰ੍ਹਾਂ ਦਾ ਭੈ ਨਹੀਂ ਕਰਦੇ, ਉਹ ਕਾਨ੍ਹ _ਬਨ _ਵਿਚ 
ਵਿਰਾਜਦਾ _ਹੈ। _ਉਸ ਨੂੰ ਜੋ ਕੋਈ ਵੇਖਦਾ ਹੈ, _(ਉਸੇ _ਦਾ) ਮਨ _ਲੁਭਾਇਮਾਨ ਹੋ ਜਾਂਦਾ 


ਹੰ।੪੭0। 
ਗੱਪਆੰਂ ਨੰ ਕਾਨੂ ਲੀ ਨੂੰ /ਨੈਹਾ -- 


ਚਰਚਾ _ਕਰਨ ਲਗ ਪਈਆਂ ਹਨ ਕਿ ਹੇ ਕਾਨ੍ਹ ਜੀ! ਆਪਣੇ _ਪਤੀਆਂ ਨੂੰ ਛਡ ਕੇ, ਸਾਂਡੀ 
ਮਤ ਤੇਰੇ ਉਪਰ ਮੋਹਿਤ ਹੋ ਗਈ ਹੈ। (ਸਾਡੇ) ਸ਼ਰੀਰ ਵਿਚ ਤੈਨੂੰ ਵੇਖ ਕੇ ਅਤਿ ਅਧਿਕ 
ਕਾਮ-ਕਲਾ ਪੈਦਾ ਹੋ ਗਈ ਹੈ, ਜੋ (ਸਾਡੇ ਤੋਂ) ਸ਼ਾਂਤ ਨਹੀਂ ਕੀਤੀ ਜਾ __ਸਕਦੀ।੪੭੧। 


ਵਿਚ ਜਾਣ ਲਿਆ ਕਿ ਇਹ ਗੋਪੀਆਂ ਮੈਨੂੰ ਵੇਖ 
ਤਦ ਹੀ (ਕ੍ਰਿਸ਼ਨ ਨੇ) ਮਨ ਦੇ ਸਾਰੇ ਸੰਗ ਸੈਕੋਚ 
ਨੂੰ ਛਡ ਕੇ ਉਨ੍ਹਾਂ ਨਾਲ ਮਨੁੱਖੀ ਕ੍ਰੀੜਾ ਕੀਤੀ (ਅਰਥਾਤ _ਸੈਯੋਗ _ਕੀਤਾ)। ਕ੍ਰਿਸ਼ਨ ਨੇ (ਇਨ੍ਹਾਂ 
ਨਾਲ) _ਕਾਮ ਕ੍ਰੀੜਾ _ਕਰ ਕੇ ਮਾਨੋ ਕਾਮ _ਦੀਆਂ _ਸੜੀਆਂ ਹੋਈਆਂ ਨੂੰ ਸ਼ਾਂਤ _ਕੀਤਾ ਹੋਵੇ। 
ਕਵੀ ਸ਼ਿਆਮ _ਕਹਿੰਦੇ ਹਨ, ਤੁਸੀਂ ਕੌਤਕ ਵੇਖੋ ਕਿ ਕਾਨ੍ਹ ਨੇ _(ਗੋਪੀਆਂ ਨੂੰ) ਹਰ ਲਿਆ 
ਹੈ (ਜਾਂ ਉਨ੍ਹਾਂ ਨੇ) ਕ੍ਰਿਸ਼ਨ ਨੂੰ ਹਰ ਲਿਆ ਹੈ।੪੭੨। 


ਜਿਸ _ਨੇ ਤ੍ਰੇਤਾ ਯੁਗ _ਵਿਚ _ਰਾਮ _ਦਾ ਸਰੂਪ ਧਾਰਿਆ _ਸੀ ਅਤੇ _ਸ੍ਰੇਸ਼ਨ ਆਚਾਰ 
ਕੀਤਾ ਸੀ; ਜੋ ਵੈਰੀਆਂ ਦਾ _ਸੰਘਾਰਕ ਹੈ _ਅਤੇ ਹਰ ਤਰੀਕੇ ਨਾਲ ਸਾਧਾਂ ਦੀ _ਪੁਰਤਿਪਾਲਣਾ 
ਕਰਦਾ ਹੈ; _ਦੁਆਪੁਰ ਯੁਗ _ਵਿਚ ਓਹੀ ਕਾਨ੍ਹ ਰੂਪ ਵਿਚ ਪ੍ਰਗਟ ਹੋਇਆ ਹੈ _ਅਤੇ ਜਿਸ 
ੱ ਹੈ ਅਤੇ ਪੀਲੇ ਬਸਤ੍ਰ _ਧਾਰਨ _ਕੀਤੇ _ਹੋਏ _ਹਨ। _ਓਹੀ ਕ੍ਰਿਸ਼ਨ 
ਹਸ _ਕੇ ਗੋਪੀਆਂ ਨਾਲ _ਰਸ-ਲੀਲਾ _(ਕਾਮ-ਕ੍ਰੀੜਾ) _ਕਰ _ ਰਿਹਾ 


ਹੰ।੪੭੩। 

ਮਾਲਸਿਰੀ _ ਅਤੇ _ ਰਾਮਕਲੀ _ ਅਤੇ _ ਸ਼ੁਭ _ਸਾਰੰਗ _ (ਰਾਗਾਂ _ ਨੂੰ) _ਇੱਛਾ _ ਅਨੁਸਾਰ 
(ਮੁਰਲੀ _ਵਿਚ) _ਵਜਾਉਂਦਾ _ਹੈ। _ਜੈਤਸਰੀ ਅਤੇ ਸ਼ੁੱਧ _ਮਲ੍ਹਾਰ _ਅਤੇ _ਬਿਲਾਵਲ _ਦੀ ਧੁਨ 
ਨੂੰ ਉੱਚੀ ਸੁਰ ਨਾਲ ਸੁਣਾਉਂਦਾ ਹੈ। ਮੁਰਲੀ ਨੂੰ ਆਪਣੇ ਹੱਥ ਵਿਚ ਲੈ ਕੇ ਕਾਨ੍ਹ (ਆਪਣੇ 
ਮਨ _ਦੀ) ਮੌਜ ਨਾਲ _ਵਜਾਉਂਦਾ _ਹੈ। _(ਉਸ ਮੁਰਲੀ ਵਿਚੋਂ ਸੁਰ ਨਿਕਲਣ _ਨਾਲ) ਪੌਣ 
ਚਲਣੋ ਰੁਕ ਜਾਂਦੀ ਹੈ, _ਜਮਨਾ _ਵੀ _ਵਗਣੋਂ ਹਟ ਜਾਂਦੀ ਹੈ ਅਤੇ (ਹੋਰ ਵੀ) ਜੋ (ਬੰਸਰੀ 
ਦੀ) ਧੁੰਨ ਸੁਣ ਲੈਂਦਾ ਹੈ, ਮੋਹਿਤ ਹੋ ਜਾਂਦਾ _ਹੈ।੪੭੪। 


੧੬੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਬਜਾਵਤ ਹੈ ਸੁਰ ਸੋ ਫੁਨਿ ਗੋਪਿਨ ਕੇ ਮਨ ਮੈ ਜੋਊ ਭਾਵੈ। 
ਰਾਮਕਲੀ ਅਰੁ ਸੁਧ ਮਲ੍ਹਾਰ ਬਿਲਾਵਲ ਕੀ ਅਤਿ ਹੀ ਠਟ ਪਾਵੈ। 
ਰੀਝਿ ਰਹੈ ਸੁ ਸੁਰੀ ਅਸੁਰੀ ਮ੍ਰਿਗ ਛਾਡਿ ਮਿਰਗੀ ਬਨ ਕੀ ਚਲਿ ਆਵੈ। 
ਸੋ_ਮੁਰਲੀ ਮਹਿ ਸ੍ਯਾਮ ਪ੍ਰਬੀਨ ਮਨੋ ਕਰਿ _ਰਾਗਨ ਰੂਪ _ਦਿਖਾਵੈ। ੪੭੫। 


ਸੁਨ ਕੈ ਮੁਰਲੀ ਧੁਨਿ ਕਾਨਰ ਕੀ ਮਨ ਮੈ ਸਭ ਗ੍ਰਾਰਿਨ ਰੀਝਿ ਰਹੀ ਹੈ। 
ਜੋ ਗ੍ਰਿਹ ਲੋਗਨ ਬਾਤ ਕਹੀ ਤਿਨ ਹੂੰ ਫੁਨਿ ਊਪਰਿ ਸੀਸ ਸਹੀ ਹੈ। 

ਸਾਮੁਹਿ ਧਾਇ ਚਲੀ ਹਰਿ ਕੇ ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ। 
ਮਾਨਹੁ ਪੇਖਿ ਸਮਸਨ'" ਕੇ ਮੁਖ ਧਾਇ ਚਲੀ ਮਿਲਿ ਜੂਥ ਅਹੀ ਹੈ। ੪੭੬। 


ਜਿਨਿ _ਰੀਝਿ _ਬਿਭੀਛਨ ਰਾਜੁ ਦਯੋ ਕੁਪ ਕੈ ਦਸ ਸੀਸ ਦਈ ਜਿਨਿ ਪੀੜਾ। 
ਮਾਰੁਤ ਹੈ ਦਲ ਦੈਤਨ ਕੋ ਛਿਨ ਮੈ ਘਨ ਸੋ ਕਰ ਦੀਨ ਉਝੀੜਾ। 
ਜਾਹਿ ਮਰਿਯੋ _ਮੁਰ ਨਾਮ ਮਹਾ ਸੁਰ ਆਪਨ ਹੀ _ਲੌੰਘਿ ਮਾਰਗੁ _ਭੀੜਾ। 
ਸੋ ਫੁਨਿ ਭੂਮਿ ਬਿਖੈ ਬ੍ਰਿਜ ਕੀ ਸੈਗਿ ਗੋਪਿਨ ਕੈ ਸੁ ਕਰੈ ਰਸ ਕ੍ਰੀੜਾ। ੪੭੭। 


ਖੇਲਤ ਕਾਨ੍ਹ ਸੋਊ ਤਿਨ ਸੋ ਜਿਹ ਕੀ ਸੁ ਕਰੈ ਸਭ ਹੀ ਜਗ ਜਾਤ੍ਹਾ। 
ਸੋ ਸਭ ਹੀ ਜਗ ਕੋ ਪਤਿ ਹੈ ਤਿਨ ਜੀਵਨ ਕੇ ਬਲ ਕੀ ਪਰ ਮਾਤ੍ਹਾ। 
ਰਾਮ ਹ੍ਹੈ ਰਾਵਨ ਸੋ ਜਿਨ ਹੂੰ ਕੁਪਿ ਜੁਧ ਕਰਿਯੋ ਕਰਿ ਕੈ ਪੂਮ ਛਾਤ੍ਹਾ। 
ਸੋ ਹਰਿ ਬੀਚ ਅਹੀਰਿਨ ਕੇ ਕਰਿਬੇ ਕਹੁ ਕਉਤੁਕ ਕੀਨ ਸੁ ਨਾਤ੍ਰਾ। ੪੭੮। 


ਦੌਹਾਰਾ” 
ਜਬੈ ਕ੍ਰਿਸਨ ਸੰਗ _ਗੋਪੀਅਨ ਕਰੀ _ਮਾਨੁਖੀ _ਬਾਨ। 
ਸਭ ਗੋਪੀ ਤਬ ਯੌ _ਲਖਿਯੋ ਭਯੋ _ਬਸ੍ਯ _ਭਗਵਾਨ। _੪੭੯। 


੭ਵੀਯ” 
ਕਾਨ੍ਹ ਤਬੈ ਸੰਗ ਗੋਪਿਨ ਕੇ ਤਬ ਹੀ ਫੁਨਿ ਅੰਤੁ ਧਿਆਨ ਹ੍ਹੈ ਗਈਯਾ। 
ਖੇ ਕਹ ਗਯੋ ਧਰਨੀ ਧਸਿ ਗਯੋ _ਕਿਧੋ ਮਧਿ _ਰਹਿਯੋ _ਸਮਝਿਯੋ ਨਹੀ ਪਈਯਾ। 
ਗੋਪਿਨ ਕੀ ਜਬ ਯੌ ਗਤਿ ਭੀ ਤਬ ਤਾ ਛਬਿ ਕੋ ਕਬਿ ਸ੍ਯਾਮ ਕਹਇਯਾ। 


ਜਿਉ ਸੰਗ ਮੀਨਨ ਕੇ ਲਰ ਕੈ ਤਿਨ ਤ੍ਯਾਗ ਸਭੋ ਮਨੋ ਬਾਰਿ ਧਰਇਯਾ। ੪੮0। 


ਗੋਪਿਨ ਕੇ ਤਨ ਕੀ ਛੁਟਗੀ ਸੁਧਿ ਡੋਲਤ ਹੈ ਬਨ ਮੈ ਜਨੁ ਬਉਰੀ। 
ਏਕ ਉਠੈ ਇਕ ਝੂਮਿ ਗਿਰੈ ਬ੍ਰਿਜ ਕੀ ਮਹਰੀ ਇਕ ਆਵਤ ਦਉਰੀ। 


ਕ੍ਰਿਸਨਾਵਤਾਰ ੧੬੩ 


ਕਾਨ੍ਹ ਸੁਰ ਨਾਲ (ਮੁਰਲੀ ਨੂੰ) ਵਜਾਉਂਦਾ ਹੈ, ਜੋ ਗੋਪੀਆਂ ਦੇ ਮਨ ਨੂੰ ਬਹੁਤ ਚੰਗੀ 
ਲਗਦੀ _ਹੈ। ਰਾਮਕਲੀ, ਸੁੱਧ _ਮਲ੍ਹਾਰ ਅਤੇ ਬਿਲਾਵਲ _(ਰਾਗ) ਦਾ _ਬਹੁਤ 
ਹੈ। _ਦੇਵ-ਕੈਨਿਆਂ ਅਤੇ ਦੈਂਤ-ਕੈਨਿਆਂ (ਉਸ ਨੂੰ ਸੁਣ ਕੇ) ਪ੍ਰਸੰਨ ਹੋ 
ਬਨ ਦੀਆਂ _ਹਿਰਨੀਆਂ _ਹਿਰਨਾਂ ਨੂੰ ਛਡ ਕੇ (ਕਾਨ੍ਹ _ਕੋਲ) ਭਜ ਕੇ ਆ ਜਾਂਦੀਆਂ 
ਉਸ ਮੁਰਲੀ (ਨੂੰ ਵਜਾਉਣ) ਵਿਚ ਕ੍ਰਿਸ਼ਨ ਇਤਨਾ _ਪੁਬੀਨ ਹੈ ਮਾਨੋ ਰਾਗਾਂ _ ਨੂੰ _ ਸਾਕਾਰ 
ਕਰ ਕੇ ਵਿਖਾ ਦਿੰਦਾ ਹੋਵੇ।੪੭੫। 

ਕਾਨ੍ਹ ਦੀ ਮੁਰਲੀ _ਦੀ ਧੁਨ _ਸੁਣ ਕੇ ਸਾਰੀਆਂ _ਗੋਪੀਆਂ _ਮਨ _ਵਿਚ _ਰੀਝ _ਰਹੀਆਂ 
ਹਨ। ਜੋ ਘਰ ਦੇ ਲੋਕਾਂ ਨੇ ਬਾਤ ਕਹੀ ਹੈ (ਅਰਥਾਤ _ਊਜ ਲਾਈ ਹੈ), ਉਹ ਸਾਰੀ ਉਨ੍ਹਾਂ 
ਨੇ ਸਿਰ ਮੌਥੇ ਸਹਿ ਲਈ ਹੈ। ਉਹ ਕ੍ਰਿਸ਼ਨ ਦੇ ਸਾਹਮਣੇ ਭਜ _ਕੇ ਆ ਗਈਆਂ _ਹਨ। 
ਉਨ੍ਹਾਂ ਦੀ ਉਪਮਾ ਸ਼ਿਆਮ _ਕਵੀ ਨੇ _ਇਸ ਤਰ੍ਹਾਂ ਕਹੀ ਹੈ, ਮਾਨੋ ਲਾਲ _ਰੰਗ ਦੇ _ਕੀੜਿਆਂ 


(ਸਸਮਸਨ?”) ਨੂੰ ਵੇਖ _ਕੇ _ਨਾਗਣਾਂ ਦੇ ਝੁੰਡ ਮਿਲ ਕੇ ਚਲ ਪਏ ਹੋਣ।8੭੬। 


ਜਿਸ ਨੇ ਰੀਝ ਕੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਕ੍ਰੋਧਵਵਾਨ 
ਕੇ ਰਾਵਣ ਨੂੰ ਕਸ਼ਟ ਦਿੱਤਾ ਸੀ। (ਜਿਸ ਨੇ) ਪੌਣ ਦਾ ਰੂਪ ਧਾਰ ਕੇ ਦੈਂਤਾਂ ਦੇ ਦਲ ਰੂਪ 
ਬਦਲਾਂ ਨੂੰ ਛਿਣ ਭਰ ਵਿਚ ਉਜਾੜ ਦਿੱਤਾ ਸੀ। ਜਿਸ ਨੇ ਮੁਰ ਨਾਂ ਦੇ ਵੌਡੇ ਦੈਂਤ ਨੂੰ 
ਤੰਗ ਮਾਰਗ ਤੋਂ ਲੰਘ ਕੇ ਮਾਰਿਆ ਸੀ। ਉਹ ਫਿਰ ਬੂਜ-ਭੂਮੀ ਵਿਚ _ਗੋਪੀਆਂ ਨਾਲ _ਰਸ- 
ਕੀੜਾ _ਕਰ ਰਿਹਾ _ਹੈ।੪੭੭। 


ਉਨ੍ਹਾਂ ਨਾਲ _ਓਹੀ ਕਾਨ੍ਹ _ਖੇਡ _ਰਿਹਾ ਹੈ ਜਿਸ ਦੀ ਸਾਰਾ ਜਗ _ਯਾਤ੍ਹਾ _(ਅਰਥਾਤ 
ਦਰਸ਼ਨ) ਕਰਦਾ _ਹੈ। ਉਹ ਸਾਰੇ ਜਗਤ _ਦਾ ਸੁਆਮੀ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਬਲ 
ਦਾ ਆਧਾਰ ਹੈ। ਜਿਸ ਨੇ ਰਾਮ ਰੂਪ ਧਾਰ ਕੇ ਪੂਰੇ _ਪਰਾਕ੍ਹਮ _(ਛਤ੍ਰੀਪੁਣੇ) ਨਾਲ ਕ੍ਰੋਧਿਤ 
ਹੋਂ ਕੇ ਰਾਵਣ ਨਾਲ ਯੁੱਧ _ਕੀਤਾ ਸੀ। ਉਸੇ ਕ੍ਰਿਸ਼ਨ ਨੇ _ਗੋਪੀਆਂ ਵਿਚ ਕੌਤਕ ਕਰਨ ਲਈ 
(ਇਹ) ਨਾਤਾ ਜੋੜਿਆ _ਹੈ।੪੭੮। 


ਦੰਹਰਾ 


€ 


ਕੀਤਾ), ਤਦੋਂ ਸਾਰੀਆਂ _ਗੋਪੀਆਂ ਨੇ ਇਹ ਸਮਝ _ਲਿਆ ਕਿ ਭਗਵਾਨ (ਸਾਡੇ) ਵਸ ਵਿਚ 


ਨੇ (ਇਸ ਤਰ੍ਹਾਂ) ਉਂ ਲੜਾਈ _ਕਰ ਮਾਨੋ ਸਮੁੰਦਰ ਉਨ੍ਹਾਂ `ਦਾ 
ਤਿਆਗ ਕਰ ਕੇ ਚਲਾ ਗਿਆ ਹੋਵੇ।੪੮0। 
ਗੋਪੀਆਂ ਨੂੰ ਸ਼ਰੀਰ ਦੀ ਸੁਧ ਨ ਰਹੀ ਅਤੇ _ਬਾਵਲੀਆਂ ਹੋਕੇ ਬਨ _ਵਿਚ ਫਿਰਨ 


੧੬੪ 


ਸੀ _ਦਸਮ-ਗ੍ਰੰਥ _ਸਾਹਿਬ 


ਆਤੁਰ ਹ੍ਹੈ ਅਤਿ ਢੂੰਡਤ ਹੈ ਤਿਨ ਕੇ ਸਿਰ ਕੀ ਗਿਰ ਗੀ ਸੁ ਪਿਛਉਰੀ। 


ਕਾਨ੍ਹ ਕੋ _ਧ੍ਯਾਨ ਬਸਿਯੋ ਮਨ ਮੈ ਸੋਊ ਜਾਨ ਗਹੈ ਫੁਨਿ ਰੂਖਨ ਕਉਰੀ। ੪੮੧। 


ਫੇਰਿ ਤਜੈ ਤਿਨ ਰੂਖਨ ਕੋ ਇਹ ਭਾਤਿ ਕਹੈ ਨੰਦ ਲਾਲ ਕਹਾ ਰੇ। 
ਚੰਪਕ _ਮਉਲਸਿਰੀ _ਬਟ _ਤਾਲ _ਲਵੰਗ ਲਤਾ _ਕਚਨਾਰ ਜਹਾ _ਰੇ। 
ਪੈ ਜਿਹ ਕੇ ਹਮ ਕਾਰਨ ਕੋ_ਪਗਿ ਕੰਟਕਕਾ ਸਿਰਿ ਧੂਪ ਸਹਾ ਰੇ। 
ਸੋ ਹਮ ਕੌ ਤੁਮ ਦੇਹੁ ਬਤਾਇ ਪਰੈ ਤੁਮ ਪਾਇਨ ਜਾਵ ਤਹਾ ਰੇ। ੪੮੨। 


ਬੇਲ ਬਿਰਾਜਤ ਹੈ ਜਿਹ ਜਾ ਗੁਲ ਚੰਪਕ ਕਾ ਸੁ _ਪੂਰਭਾ ਅਤਿ ਪਾਈ। 
ਮੌਲਿਸਿਰੀ ਗੁਲ ਲਾਲ ਗੁਲਾਬ ਧਰਾ ਤਿਨ ਫੂਲਨ ਸੋ _ਛਬਿ ਛਾਈ। 
ਚੰਪਕ ਮਉਲਸਿਰੀ `ਥਟ _ਤਾਲ _ਲਵੰਗ ਲਤਾ _ਕਚਨਾਰ _ਸੁਹਾਈ। 
ਬਾਰਿ ਝਰੈ ਝਰਨਾ ਗਿਰਿ ਤੇ ਕਬਿ ਸ੍ਯਾਮ ਕਹੈ ਅਤਿ ਹੀ ਸੁਖਦਾਈ। ੪੮੩। 


ਤਿਹ ਕਾਨਨ ਕੋ ਹਰਿ ਕੇ ਹਿਤ ਤੇ ਗੁਪੀਆ ਬ੍ਰਿਜ ਕੀ ਇਹ ਭਾਤਿ ਸ ਕਹੈ। 
ਬਰ ਪੀਪਰ ਹੇਰਿ ਹਿਯਾ ਨ ਕਹੂੰ ਜਿਹ ਕੇ ਹਿਤ ਸੋ ਸਿਰਿ ਧੂਪ ਸਹੈ। 

ਅਹੋ ਕਿਉ ਤਜਿ ਆਵਤ ਹੋ ਭਰਤਾ ਬਿਨੁ ਕਾਨ੍ਹ _ਪਿਖੇ ਨਹਿ ਧਾਮਿ ਰਹੈ। 
ਇਕ ਬਾਤ ਕਰੈ ਸੁਨ ਕੈ ਇਕ ਬੋਲਬ ਰੂਖਨ ਕੋ_ਹਰਿ ਜਾਨਿ ਗਹੈ। ੪੮੪। 


ਕਾਨ੍ਹ ਬਿਯੋਗ ਕੋ _ਮਾਨਿ ਬਧੂ ਬ੍ਰਿਜ ਡੋਲਤ ਹੈ ਬਨ _ਬੀਚ ਦਿਵਾਨੀ। 
ਕੂੰਜਨ ਜਯੋ _ਕੁਰਲਾਤ ਫਿਰੈ ਤਿਹ ਜਾ ਜਿਹ ਜਾ ਕਛੁ ਖਾਨ ਨ ਪਾਨੀ। 
ਏਕ ਗਿਰੈ ਮੁਰਝਾਇ ਧਰਾ ਪਰ ਏਕ ਉਠੈ ਕਹਿ ਕੈ ਇਹ ਬਾਨੀ। 
ਨੇਹੁ ਬਢਾਇ ਮਹਾ ਹਮ ਸੋ _ਕਤ ਜਾਤ ਭਯੋ ਭਗਵਾਨ ਗੁਮਾਨੀ। ੪੮੫। 


ਨੈਨ ਨਚਾਇ ਮਨੋ ਮ੍ਰਿਗ ਸੇ ਸਭ ਗੋਪਿਨ ਕੋ ਮਨ ਚੋਰਿ ਲਯੋ ਹੈ। 

ਤਾਹੀ ਕੈ ਬੀਚ ਰਹਿਯੋ ਗਡਿ ਕੈ ਤਿਹ ਤੇ ਨਹਿ ਛੂਟਨ ਨੈਕੁ ਭਯੋ ਹੈ। 
ਤਾਹੀ ਕੇ ਹੇਤ ਫਿਰੈ ਬਨ ਮੈ ਤਜਿ ਕੈ ਗ੍ਰਿਹ ਸ੍ਰਾਸ ਨ ਏਕ ਲਯੋ ਹੈ। 

ਸੋ ਬਿਰਥਾ ਹਮ ਸੋ ਬਨ ਭ੍ਰਾਤ ਕਹੋਂ ਹਰਿ ਜੀ ਕਿਹ ਓਰਿ ਗਯੋ ਹੈ। ੪੮੬। 


ਜਿਨ ਹੂੰ ਬਨ ਬੀਚ ਮਰੀਚ ਮਰਿਯੋ ਪੁਰ ਰਾਵਨਿ ਸੇਵਕ ਜਾਹਿ ਦਹਿਯੋ_ਹੈ। 
ਤਾਹੀ ਸੋ ਹੇਤ ਕਰਿਯੋ ਹਮ ਹੂੰ ਬਹੁ ਲੋਗਨ ਕੋ _ਉਪਹਾਸ ਸਹਿਯੋ_ਹੈ। 
ਵਾਸਰ ਸੇ ਦ੍ਰਿਗ ਸੁੰਦਰ ਸੋ ਮਿਲਿ ਗ੍ਹਾਰਿਨਿਯਾ ਇਹ ਭਾਤਿ ਕਹਿਯੋ ਹੈ। 
ਤਾਹੀ ਕੀ ਚੋਟ ਚਟਾਕ ਲਗੇ _ਹਮਰੋ ਮਨੂਆ ਮ੍ਰਿਗ ਠਉਰ ਰਹਿਯੋ_ਹੈ। ੪੮੭। 


੨ ੧੬4੨ 


ਕ੍ਰਿਸਨਾਵਤਾਰ ੧੬੫ 


ਫਿਰਦੀਆਂ ਹਨ, ਉਨ੍ਹਾਂ ਦੇ ਸਿਰ ਉਤੋਂ ਦੁਪੱਟੇ ਵੀ ਡਿਗ ਗਏ _ਹਨ। (ਉਨ੍ਹਾਂ ਦੇ) ਮਨ ਵਿਚ 


ਕ੍ਰਿਸ਼ਨ ਦਾ ਧਿਆਨ ਵਸਿਆ ਹੋਇਆ ਹੈ, (ਇਸ ਕਰ ਕੇ) ਬ੍ਰਿਛਾਂ ਨੂੰ ਉਸੇ ਦਾ ਰੂਪ ਜਾਣ 
(ਉਨ੍ਹਾਂ _ ਨੂੰ) _ਜਫੀ _ ਭਰਦੀਆਂ _ਹਨ।੪੮੧। 
ਨੂ 


ਛਡ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਕਹਿੰਦੀਆਂ ਹਨ ਕਿ 
ਨੰਦ ਲਾਲ ਕਿਥੇ ਹੈ? ਜਿਥੇ ਚੰਬਾ, ਮੋਲਸਿਰੀ, ਬੋਹੜ, _ਤਾੜ, ਲੌਂਗ, ਵੇਲਾਂ, ਕਚਨਾਰ (ਆਦਿ 

ਪਰ ਨੂੰ (ਪ੍ਰਾਪਤ ਕਰਨ) ਲਈ ਅਸਾਂ _ਪੈਰਾਂ ਵਿਚ ਕੰਡੇ ਅਤੇ ਸਿਰ ਉਤੇ 
ਧੁਪ ਸਹੀ ਹੈ, ਉਸ ਬਾਰੇ (ਹੇ ਬ੍ਰਿਛੋ!) ਤੁਸੀਂ ਸਾਨੂੰ ਦਸ ਦਿਓ, (ਅਸੀਂ) ਤੁਹਾਡੇ ਪੈਰੀਂ ਪੈਂਦੀਆਂ 
ਹਾਂ _ਅਤੇ _ ਉਥੇ _ ਜਾਂਦੀਆਂ _ਹਾਂ।੪੮੨। 


ਜਿਥੇ _ਬੇਲਾਂ ਸੁਸ਼ੋਭਿਤ ਹਨ ਅਤੇ ਜਿਥੇ _ਚੈਬੇ ਦੇ ਫੁਲਾਂ ਨੇ ਬਹੁਤ ਸ਼ੋਭਾ ਪਾਈ ਹੋਈ 
ਹੈ; _ਮੋਲਸਿਰੀ, _ਗੁਲੇ-ਲਾਲਾ _ਅਤੇ _ਗੁਲਾਬ _ਦੇ ਫੁਲਾਂ _ਨਾਲ _ਧਰਤੀ _ ਸੁੰਦਰਤਾ _ਨਾਲ _ਭਰੀ 
ਹੈ; _ਚੇਬਾ, _ਮੌਲਸਿਰੀ, ਤਾੜ, ਲੌਂਗ, ਵੇਲਾਂ _ਅਤੇ _ਕਚਨਾਰ _ਨਾਲ _(ਧਰਤੀ) _ਸੁਭਾਇਮਾਨ 
ਰਹੀ ਹੈ (ਅਤੇ ਜਿਥੇ) ਪਰਬਤਾਂ ਤੋਂ ਪਾਣੀ ਦੇ ਝਰਨੇ _ਝਰਦੇ ਹਨ, ਕਵੀ ਸ਼ਿਆਮ ਕਹਿੰਦੇ 
4 (ਜੋ ਧਰਤੀ) ਅਤਿ ਸੁਖਦਾਈ (ਬਣੀ _ਹੋਈ _ਹੈ)।੪੮੩। 


ਉਸ ਜੰਗਲ ਵਿਚ ਕ੍ਰਿਸ਼ਨ ਦੇ ਪ੍ਰੇਮ ਕਾਰਨ ਬ੍ਰਜ-ਭੂਮੀ ਦੀਆਂ _ਗੋਪੀਆਂ ਇਸ ਤਰ੍ਹਾਂ 
ਅਤੇ _ਬੋਹੜ ਆਦਿ ਨੂੰ ਵੇਖ _ਕੇ (ਕਹਿੰਦੀਆਂ ਹਨ ਕਿ ਕਿਤੇ) 


ਕੇ (ਅਸਾਂ) ਸਿਰ ਉਤੇ ਧੁਪ _ਸਹਾਰੀ ਹੈ। ਅਫਸੋਸ! 
ਗਿਆ ਹੈ ਕਿ ਤੁਸੀਂ ) ਪਤੀਆਂ ਨੂੰ ਛਡ ਕੇ ਕਿਉਂ 


ਕੈ. ਤੇ, 
ਟੀ 
0੨੧੨ 
੨ 


ਸਮਝ ਕੇ ਫੜ _ ਲੈਂਦੀ _ਹੈ।੪੮੪। 


ਜਿਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਹੈ। ਇਕ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦੀ 


ਹੈ ਅਤੇ ਇਕ ਉਠ ਕੇ ਇਹ ਗੱਲ ਕਹਿੰਦੀ ਹੈ ਕਿ ਸਾਡੇ ਨਾਲ ਬਹੁਤ ਪ੍ਰੇਮ ਵਧਾ ਕੇ, 
ਹੇ ਗੁਮਾਨੀ ਭਗਵਾਨ! _ (ਹੁਣ _ਤੂੰ) ਕਿਥੇ _ਚਲਾ _ਗਿਆ ਹੈਂ।੪੮੫। 


(ਜਿਸ ਕਾਨ੍ਹ ਨੰ) ਹਿਰਨ ਵਰਗੀਆਂ ਅੱਖਾਂ ਨੂੰ _ਨਚਾ ਕੇ ਸਾਰੀਆਂ ਗੋਪੀਆਂ ਦੇ 
ਮੋਹ ਲਏ ਹਨ, ਉਸੇ ਵਿਚ (ਸਾਡਾ ਮਨ) ਗਡਿਆ ਹੋਇਆ ਹੈ, 
ਛੁਟਕਾਰਾ ਨਹੀਂ ਹੋਇਆ। ਉਸੇ ਲਈ, ਘਰਾਂ ਨੂੰ ਛਡ ਕੇ 
(ਇਹ _ਗੌਲ ਕਹਿ ਕੇ) ਇਕ ਗੋਪੀ ਨੇ ਹੌਕਾ ਲਿਆ ਹੈ। (ਜੰਗਲ ਨੂੰ _ਸੈਬੋਧਨ 
ਗੋਪੀਆਂ ਕਹਿੰਦੀਆਂ ਹਨ) ਹੇ ਬਨ ਭਰਾ! ਸਾਨੂੰ ਉਹ 
ਕਿਸ ਪਾਸੇ _ਵਲ ਗਏ _ਹਨ।੪੮੬। 


ਜਿਸ ਨੇ ਬਨ ਵਿਚ 'ਮਾਰੀਚ” ਨੂੰ ਮਾਰਿਆ ਸੀ 
ਲੰਕਾ ਨਗਰ ਨੂੰ ਸਾੜ ਦਿੱਤਾ ਸੀ, ਉਸੇ ਨਾਲ ਅਸੀਂ ਪ੍ਰੇਮ 
ਹਾਸੀ (ਆਪਣੇ ਉਪਰ) ਸਹਾਰੀ_ਹੈ। ਕਮਲ ਦੇ ਫੁਲ ਵਾਂਗ ਸੁੰਦਰ ਅੱਖਾਂ ਵਾਲੀਆਂ ਗੋਪੀਆਂ ਨੇ 
ਮਿਲ ਕੇ ਇਸ ਤਰ੍ਹਾਂ ਕਿਹਾ ਹੈ ਕਿ ਉਸ ਦੇ (ਨੈਣਾਂ ਦੇ ਤੀਰ) ਅਚੂਕ ਲਗੇ ਹਨ, (ਜਿਸ ਕਰ ਕੇ) 


ਸਾਡਾ ਮਨ ਰੂਪ ਹਿਰਨ ਥਾਂ ਹੀ ਰਿਹਾ ਹੈ (ਅਰਥਾਤ ਮੋਹਿਤ ਹੋਂ ਗਿਆ ਹੈ)।੪੮੭। 


ਹੈ 
ਹੈ ਤੇ ਤੂ 
ਪੈ 
ਇੱ 


ਸਾਰੀ 
ਅਤੇ 
ਕੀਤਾ 


੧੬੬ 


ਸੀ _ਦਸਮ-ਗ੍ਰੰਥ _ਸਾਹਿਬ 


ਬੇਦ ਪੜੈ ਸਮ ਕੋ ਫਲ ਹੋ ਬਹੁ ਮੰਗਨ ਕੋ ਜੋਊ ਦਾਨ ਦਿਵਾਵੈ। 
ਕੀਨ _ਅਕੀਨ _ਲਖੈ ਫਲ ਹੋ ਜੋਊ ਆਥਿਤ ਲੋਗਨ ਅੰਨ _ਜਿਵਾਵੈ। 
ਦਾਨ ਲਹੈ ਹਮਰੇ ਜੀਅ ਕੋ ਇਹ ਕੇ ਸਮ ਕੋ ਨ ਸੋਊ ਫਲ ਪਾਵੈ। 
ਜੋ ਬਨ ਮੈ ਹਮ ਕੋ ਜਰਰਾ ਇਕ ਏਕ ਘਰੀ ਭਗਵਾਨ ਦਿਖਾਵੈ। ੪੮੮। 


ਜਾਹਿ _ਬਿਭੀਛਨ ਲੰਕ ਦਈ ਅਰੁ ਦੈਤਨ ਕੇ ਕੁਪਿ ਕੈ ਗਨ ਮਾਰੇ। 
ਪੈ ਤਿਨ ਹੂੰ ਕਬਿ ਸ੍ਯਾਮ ਕਹੈ ਸਭ ਸਾਧਨ ਰਾਖਿ ਅਸਾਧ ਸੈਘਾਰੇ। 
ਸੋ ਇਹ ਜਾ ਹਮ ਤੇ ਛਪ ਗਯੋ ਅਤਿ ਹੀ ਕਰ ਕੈ ਸੰਗਿ ਪ੍ਰੀਤਿ ਹਮਾਰੇ। 
ਪਾਇ ਪਰੋ ਕਹੀਯੋ ਬਨ ਭ੍ਰਾਤ ਕਹੋ ਹਰਿ ਜੀ ਕਿਹ ਓਰਿ ਪਧਾਰੇ। ੪੮੯। 


ਗ੍ਹਾਰਿਨ ਖੋਜਿ ਰਹੀ ਬਨ ਮੈ ਹਰਿ ਜੀ ਬਨ ਮੈ ਨਹੀ ਖੋਜਤ ਪਾਏ। 
ਏਕ ਬਿਚਾਰ ਕਰਿਯੋ ਮਨ ਮੈ ਫਿਰ ਕੈ ਨ ਗਯੋ ਕਬਹੂੰ ਉਹ ਜਾਏ। 
ਫੇਰਿ ਫਿਰੀ ਮਨ ਮੈ ਗਿਨਤੀ ਕਰਿ ਪਾਰਥ ਸੂਤ ਕੀ ਡੋਰ ਲਗਾਏ। 
ਯੋ ਉਪਜੀ ਉਪਮਾ ਚਕਈ ਜਨੁ ਆਵਤ ਹੈ ਕਰ ਮੈ ਫਿਰਿ ਧਾਏ। ੪੯0। 


ਆਇ ਕੇ ਢੂੰਢਿ ਰਹੀ ਸੋਊ ਠਉਰ ਤਹਾ ਭਗਵਾਨ ਨ ਢੂੰਢਡ ਪਾਏ। 
ਇਉ ਜੁ ਰਹੀ ਸਭ ਹੀ ਚਕਿ ਕੈ ਜਨੁ ਚਿਤੁ ਲਿਖੀ ਪਿਰਿਤਿਮਾ ਛਬਿ ਪਾਏ। 
ਅਉਰ _ਉਪਾਵ _ਕਰਿਯੋ _ਪੁਨਿ ਗ੍ਰਾਰਿਨ ਕਾਨ੍ਹ ਹੀ ਭੀਤਰਿ ਚਿਤ ਲਗਾਏ। 
ਗਾਇ ਉਠੀ ਤਿਹ ਕੇ ਗੁਨ ਏਕ ਬਜਾਇ ਉਠੀ ਇਕ ਸ੍ਰਾਗ ਲਗਾਏ। ੪੯੧। 


ਹੋਤ ਬਕੀ ਇਕ ਹੋਤ ਤ੍ਰਿਣਾਵੂਤ ਏਕ ਅਘਾਸੁਰ ਹ੍ਹੈ ਕਰਿ ਧਾਵੈ। 

ਹੋਇ ਹਰੀ ਤਿਨ ਮੈ ਧਸਿ ਕੈ ਧਰਨੀ ਪਰ ਤਾ ਕਹੁ ਮਾਰਿ ਗਿਰਾਵੈ। 

ਕਾਨ੍ਹ ਸੋ ਲਾਗ ਰਹਿਯੋ ਤਿਨ ਕੌ ਅਤ ਹੀ ਮਨ ਨੈਕ ਨ ਛੂਟਨ ਪਾਵੈ। 
ਇਉ ਉਪਜੀ ਉਪਮਾ _ਬਨੀਆ ਜਨੁ _ਸਾਲਨ ਕੇ ਹਿਤ ਰੋਰ _ਬਨਾਵੈ। ੪੯੨। 


ਰਾਜਾ ੫ਰੰਛਿਤ ਕਾਲ ਸੁਕ ਐਂ 
ਦੰਹਰਾ 
ਸੁਕ ਸੰਗ ਰਾਜੇ ਕਹੁ ਕਹੀ ਜੂਥ ਦਿਜਨ ਕੇ ਨਾਥ। 
ਅਗਨਿ _ਭਾਵ ਕਿਹ ਬਿਧਿ ਕਹੈ ਕ੍ਰਿਸਨ ਭਾਵ ਕੇ ਸਾਥ। ੪੯੩। 


ਕ੍ਰਿਸਨਾਵਤਾਰ ੧੬੭ 


ਵੇਦ ਦੇ ਪੜ੍ਹਨ ਦੇ ਸਮਾਨ (ਉਸ ਨੂੰ) ਫਲ ਮਿਲੇਗਾ ਜੋ _ਮੰਗਤਿਆਂ ਨੂੰ ਦਾਨ ਬਹੁਤ 
ਦੇਵੇਗਾ। _(ਉਹ) ਯਕੀਨ _ ਕਰਨ _ ਦੁਆਰਾ _ ਹਾਸਲ _ ਹੋਣ _ਵਾਲਾ _ਫਲ _ ਹਾਸਲ _ ਕਰੇਗਾ _ਜੋ 
ਖੁਵਾਵੇਗਾ। _ਉਹ _ਸਾਡੇ _ਜੀਵਨ _ਦਾ ਦਾਨ ਪ੍ਰਾਪਤ _ਕਰੇਗਾ _ਜੋ ਬਨ 


ਹਾਂ, (ਤੂੰ) ਦਸ ਕਿ ਸ੍ਰੀ ਕ੍ਰਿਸ਼ਨ ਕਿਸ ਪਾਸੇ ਵਲ ਗਏ ਹਨ।੪੮੯। 


(ਸਾਰੀਆਂ) _ਗੋਪੀਆਂ ਬਨ _ਵਿਚ _ਲਭ _ ਰਹੀਆਂ _ਹਨ, _ਪਰ _ ਖੋਜਣ ਵੀ ਕ੍ਰਿਸ਼ਨ 


ਤੇ 
ਵਿਚੋਂ ਮਿਲੇ ਨਹੀਂ _ਹਨ। _(ਗੋਪੀਆਂ ਨੇ) ਮਨ _ਵਿਚ ਇਕ ਵਿਚਾਰ ਕੀਤਾ ਕਿ ਉਹ 
ਉਸ ਥਾਂ ਹੀ ਨ ਚਲਾ ਗਿਆ ਹੋਵੇ (ਜਿਥੇ ਉਹ ਸਾਨੂੰ ਖੇਡਦਿਆਂ ਛਡ ਕੇ ਗਿਆ 
ਫਿਰ ਵਿਚਾਰ ਆਇਆ ਅਤੇ ਸੁਰਤ _ਨੂੰ ਕ੍ਰਿਸ਼ਨ _('ਪਾਰਥ _ਸੂਤ”) ਵਲ 
ਦ੍ਰਿਸ਼ ਦੀ ਕਵੀ ਦੇ ਮਨ) ਇਹ ਉਪਮਾ ਪੈਦਾ ਹੋਈ ਮਾਨੋ _ਚਕਵੀਆਂ 
ਤੋਂ ਦੂਜੇ _ਕਿਨਾਰੇ _ਵਲ ਜਾ _ਕੇ _ਪਰਤੀਆਂ _ਹੋਣ।੪੯0। 
(ਗੋਪੀਆਂ) ਉਸ _ਜਗ੍ਹਾ ਨੂੰ ਆ ਕੇ ਢੂਢਦੀਆਂ ਰਹੀਆਂ, ਪਰ _ਉਸ ਥਾਂ ਤੇ ਕ੍ਰਿਸ਼ਨ 
ਨੂੰ ਲਭ ਨਹੀਂ _ਸਕੀਆਂ। _ਸਾਰੀਆਂ _ਹੈਰਾਨ ਹੋ ਕੇ ਉਥੇ _ਖੜੋਤੀਆਂ _ਹਨ, _ਮਾਨੋ ਚਿਤਰ ਜਾਂ 
ਮੂਰਤੀ ਵਾਂਗ ਸ਼ੋਭਾ _ਪਾ _ਰਹੀਆਂ _ਹੋਣ। _(ਉਨ੍ਹਾਂ) _ਗੋਪੀਆਂ ਫਿਰ (ਇਕ) ਹੋਰ _ਉਪਾ _ਕੀਤਾ 
ਕਿ (ਉਨ੍ਹਾਂ ਨੇ) ਕਾਨ੍ਹ ਵਿਚ ਹੀ ਆਪਣਾ ਚਿਤ _ਲਗਾ _ਲਿਆ। ਇਕ ਉਠ ਕੇ ਉਸ ਦੇ 
ਗੁਣ _ਗਾਣ ਲਗੀ _ਅਤੇ _ਇਕ (ਮੁਰਲੀ) ਵਜਾਉਣ ਲਗ _ਪਈ ਅਤੇ _ਇਕ ਨੇ ਸ੍ਹਾਂਗ _ਲਾਣਾ 


ਸ਼ੁਰੂ _ਕਰ _ਦਿੱਤਾ।੪੯੧। 


ਇਕ _ਪੂਤਨਾ (ਬਕੀ) ਬਣ _ਗਈ ਹੈ, ਇਕ _ਤ੍ਰਿਣਾਵਰਤ ਹੋ ਗਈ ਹੈ ਅਤੇ ਇਕ 
ਅਘਾਸੁਰ ਬਣ ਕੇ ਆ ਗਈ ਹੈ। (ਇਕ) ਕ੍ਰਿਸ਼ਨ ਬਣ ਕੇ ਉਨ੍ਹਾਂ (ਦੈਂਤਾਂ ਵਿਚ) ਧਸ ਕੇ 
ਉਨ੍ਹਾਂ _ਨੂੰ ਧਰਤੀ ਉਤੇ ਮਾਰ ਕੇ ਸੁਟ ਦਿੰਦੀ ਹੈ। ਉਨ੍ਹਾਂ ਦਾ ਮਨ ਕ੍ਰਿਸ਼ਨ ਨਾਲ ਲਗਾ ਹੋਇਆ 
ਹੈ ਅਤੇ ਛਿਣ ਭਰ ਲਈ ਵੀ ਨਿਖੜਨਾ ਨਹੀਂ ਚਾਹੁੰਦਾ। (ਉਸ ਸਥਿਤੀ ਨੂੰ ਵੇਖ ਕੇ) ਇਸ 
ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਕੋਈ _ਬਨੀਆ ਮਾਸ ਦੇ ਸ਼ੋਰਬੇ ('ਸਾਲਨ”) ਨੂੰ ਖਾਣ 
ਦੀ ਇੱਛਾ _(ਪੂਰੀ ਕਰਨ _ਲਈ) ਰੋੜਾਂ ਨੂੰ (ਭੁੰਨ ਕੇ ਸ਼ੋਰਬਾਂ) ਬਣਾਉਂਦਾ _ਹੋਵੇ। _੪੯੨। 
ਰਾਜਾ ੪ਗੰਕਲੈਤ ਨੇ ਸਕਦੇਵ ਨੂੰ ਨਹਾ -- 
ਦੰਹਰ” 

(ਪਰੀਕਸ਼ਿਤ) ਰਾਜੇ ਨੇ ਸੁਕਦੇਵ ਨੂੰ ਕਿਹਾ -- ਹੇ ਬ੍ਹਾਮਣਾਂ (ਰਿਸ਼ੀਆਂ) ਦੇ ਸੁਆਮੀ! 
(ਮੈਨੂੰ) ਦਸੋ ਕਿ ਵਿਯੋਗ _(ਅਗਨਿ”) ਅਵਸਥਾ _ਵਿਚ _ਸੈਯੋਗ _('ਕ੍ਰਿਸ਼ਨ') ਭਾਵ ਨੂੰ ਕਿਸ 
ਤਰ੍ਹਾਂ _ਕਹਿ ਦਿੱਤਾ _ਹੈ। _੪੯੩। 


੧੬੮ 


ਸੀ _ਦਸਮ-ਗ੍ਰੰਥ _ਸਾਹਿਬ 


ਨਕ ਬਾਚ ਰਾਜਾ 
ਹਾਵੀਯਾਂ 
ਰਾਜਨ ਪਾਸ _ਬ੍ਯਾਸ ਕੋ ਬਾਲ ਕਥਾ ਸੁ ਅਰੌਚਕ _ਭਾਤਿ ਸੁਨਾਵੈ। 
ਗ੍ਰਾਰਨੀਆ _ਬਿਰਹਾਨੁਲ ਭਾਵ ਕਰੈ _ਬਿਰਹਾਨਲ ਕੋ _ਉਪਜਾਵੈ। 
ਪੰਚ ਭੂ ਆਤਮ ਲੋਗਨ ਕੋ ਇਹ ਕਉਤੁਕ ਕੈ ਅਤਿ ਹੀ ਡਰ ਪਾਵੈ। 


ਕਾਨ੍ਹ ਕੋ ਧ੍ਯਾਨ ਕਰੇ ਜਬ ਹੀ ਬਿਰਹਾਨਲ ਕੀ ਲਪਟਾਨ ਬੁਝਾਵੈ। ੪੯੪। 


ਬ੍ਰਿਖਭਾਸੁਰ ਗ੍ਹਾਰਨਿ ਏਕ _ਬਨੈ ਬਛੁਰਾਸੁਰ ਮੂਰਤਿ ਏਕ _ਧਰੈ। 

ਇਕ ੍ਹੈ ਚਤੁਰਾਨਨ ਗ੍ਰਾਰ ਹਰੈ ਇਕ ਹ੍ਹੈ ਬੁਹਮਾ ਫਿਰਿ ਪਾਇ ਪਰੈ। 

ਇਕ ਹ੍ਹੈ ਬਗੁਲਾ ਭਗਵਾਨ ਕੇ ਸਾਥ ਮਹਾ ਕਰ ਕੈ ਮਨਿ ਕੋਪ ਲਰੈ। 

ਇਹ ਭਾਤਿ ਬਧੂ ਬ੍ਰਿਜ ਖੇਲ ਕਰੈ ਜਿਹ ਭਾਤਿ ਕਿਧੋ ਨੰਦ ਲਾਲ ਕਰੈ। ੪੯੫। 


ਕਾਨ੍ਹ _ਚਰਿਤੂ ਸਭੈ ਕਰ ਕੈ ਸਭ ਗ੍ਰਾਰਿਨ ਫੇਰਿ ਲਗੀ ਗੁਨ ਗਾਵਨ। 

ਤਾਲ ਬਜਾਇ _ਬਜਾ ਮੁਰਲੀ ਕਬਿ ਸ੍ਯਾਮ ਕਹੈ ਅਤਿ ਹੀ ਕਰਿ ਭਾਵਨ। 
ਫੇਰਿ ਚਿਤਾਰ ਕਹਿਯੋ ਹਮਰੇ ਸੰਗਿ ਖੇਲ ਕਰਿਯੋ ਹਰਿ ਜੀ ਇਹ ਠਾਵਨ। 
ਗੂਹਾਰਿਨ ਸ੍ਯਾਮ ਕੀ ਭੂਲ ਗਈ ਸੁਧਿ ਬੀਚ ਲਗੀ ਮਨ ਕੇ ਦੁਖ ਪਾਵਨ। ੪੯੬। 


ਅਤਿ ਹੋਇ ਗਈ ਤਨ ਮੈ ਹਰਿ ਸਾਥ ਸੁ ਗੋਪਿਨ ਕੀ ਸਭ ਹੀ ਘਰਨੀ। 
ਤਿਹ ਰੂਪ ਨਿਹਾਰ ਕੈ ਬਸਿ ਭਈ ਜੁ ਹੁਤੀ ਅਤਿ ਰੂਪਨ ਕੀ ਧਰਨੀ। 
ਇਹ ਭਾਤਿ ਪਰੀ ਮੁਰਝਾਇ ਧਰੀ ਕਬਿ ਨੇ ਉਪਮਾ ਤਿਹ ਕੀ ਬਰਨੀ। 
ਜਿਮ ਘੰਟਕ ਹੇਰ ਮੈ ਭੂਮਿ ਕੇ ਬੀਚ ਪਰੈ ਗਿਰ ਬਾਨ ਲਗੇ ਹਰਨੀ। ੪੯੭। 


ਬਰੁਨੀ ਸਰ _ਭਉਹਨ ਕੋ ਧਨੁ ਕੈ ਸੁ ਸਿੰਗਾਰ ਕੇ ਸਾਜਨ ਸਾਥ ਕਰੀ। 
ਰਸ ਕੋ ਮਨ ਮੈ ਅਤਿ ਹੀ ਕਰਿ ਕੋਪ ਸੁ ਕਾਨ੍ਹ ਕੇ ਸਾਮੁਹਿ ਜਾਇ ਅਰੀ। 


ਅਤਿ ਹੀ ਕਰਿ ਨੇਹੁ ਕੋ ਕ੍ਰੋਧੁ ਮਨੈ ਤਿਹ ਠਉਰ ਤੇ ਪੈਗ ਨ ਏਕ ਟਰੀ। 
ਮਨੋ ਮੈਨ ਹੀ ਸੋ ਅਤਿ ਹੀ ਰਨ ਕੈ ਧਰਨੀ ਪਰ ਗ੍ਰਾਰਿਨ ਜੂਝਿ ਪਰੀ। ੪੯੮। 


ਤਿਨ ਗ੍ਰਾਰਿਨ ਕੋ ਅਤਿ ਹੀ ਪਿਖਿ ਪ੍ਰੋਮ ਤਬੈ ਪ੍ਰਗਟੇ ਭਗਵਾਨ ਸਿਤਾਬੀ। 
ਜੋਤਿ ਭਈ ਧਰਨੀ ਪਰ ਇਉ ਰਜਨੀ ਮਹਿ _ਛੂਟਤ ਜਿਉ ਮਹਤਾਬੀ। 
ਚਉਕ ਪਰੀ ਤਬ ਹੀ ਇਹ ਇਉ ਜੈਸੇ ਚਉਕ ਪਰੈ ਤਮ ਮੈ ਡਰਿ ਖੁਆਬੀ। 


ਛਾਡਿ ਚਲਿਯੋ ਤਨ ਕੋ ਮਨ ਇਉ ਜਿਮ ਭਾਜਤ ਹੈ ਗ੍ਰਿਹ ਛਾਡਿ ਸਰਾਬੀ।੪੯੯। 


ਕ੍ਰਿਸਨਾਵਤਾਰ ੧੬੯ 


ਰਾਜੇ _(ਪਰੀਕਸ਼ਿਤ) ਕੋਲ _ਵਿਆਸ _ਦਾ ਪੁੱਤਰ _(ਸੁਕਦੇਵ) ਅਰੋਚਕ _ਭਾਵ ਦੀ ਕਥਾ 
ਸੁਣਾਉਂਦਾ _ਹੈ। _ਗੋਪੀਆਂ ਵਿਯੋਗ _ ਅਗਨੀ _ਦੇ _ਹਾਵ _ਭਾਵ ਦੁਆਰਾ _ਵਿਯੋਗ _ ਅਗਨੀ ਨੂੰ 


ਪੈਦਾ ਕਰਦੀਆਂ _ਹਨ। _ਪੰਜ ਭੌਤਿਕ ਲੋਕਾਂ ਨੂੰ ਇਸ ਪ੍ਰਕਾਰ ਦੇ ਕੌਤਕ ਕਰ _ਕੇ ਬਹੁਤ 
ਡਰ ਪ੍ਰਗਟ _ਕਰ _ ਰਹੀਆਂ _ਹਨ। _ (ਅਰਥਾਤ _ਵਿਯੋਗ _ਅਗਨੀ _ਦੇ ਪ੍ਰਭਾਵ _ਦਾ _ਪੂਦਰਸ਼ਨ 
ਕਰ _ ਰਹੀਆਂ _ਹਨ), _ਪਰ _ਜਦੋਂ _ਕਾਨ੍ਹ _ਦਾ _ਧਿਆਨ _ ਕਰਦੀਆਂ _ਹਨ _ (ਅਰਥਾਤ _ਸੈਯੋਗ 
ਅਵਸਥਾ _ਦੀ _ ਕਲਪਨਾ _ਕਰਦੀਆਂ _ਹਨ, _ਤਦੋਂ) ਵਿਛੋੜੇ _ਦੀ ਅਗਨੀ _ਦੀਆਂ _ਲਪਟਾਂ ਨੂੰ 
ਬੁਝਾਉ'ਦੀਆਂ _ਹਨ।੪8੯8੪। 

ਇਕ _ਗੋਪੀ _'ਬ੍ਰਿਖਾਸੁਰ” _ਬਣਦੀ _ਹੈ ਅਤੇ _ਇਕ _ 'ਬਛੁਰਾਸੁਰ” _ਦਾ _ਸਰੂਪ _ਧਾਰਨ 
ਕਰਦੀ _ਹੈ। _ਇਕ _ਬੂਹਮਾ _ਬਣ ਕੇ _ਗਵਾਲ _ਬਾਲਕਾਂ ਨੂੰ ਚੁਰਾ ਲੈ ਜਾਂਦੀ ਹੈ ਅਤੇ ਫਿਰ 
ਇਕ ਬੁਹਮਾ ਬਣ ਕੇ ਪੈਰੀਂ ਪੈਂਦੀ ਹੈ। ਇਕ _ਬਗਲਾ _(ਬਕਾਸੁਰ) ਬਣ ਕੇ ਮਨ ਵਿਚ ਬਹੁਤ 
ਕ੍ਰੋਧ ਵਧਾ ਕੇ ਕ੍ਰਿਸ਼ਨ ਨਾਲ ਲੜਾਈ _ਕਰਦੀ ਹੈ। _ਇਸ ਤਰ੍ਹਾਂ _ਬੂਜ-ਭੂਮੀ ਦੀਆਂ ਇਸਤਰੀਆਂ 
ਖੇਡਾਂ _ਕਰਦੀਆਂ _ਹਨ _ਜਿਸ ਤਰ੍ਹਾਂ _ਨਾਲ ਨੰਦ _ਲਾਲ _ਕਰਦਾ _ ਹੁੰਦਾ _ਸੀ।੪੯੫। 

ਕਾਨ੍ਹ (ਵਰਗੇ) ਸਾਰੇ ਚਰਿਤ੍ਰ _ਕਰ ਕੇ, ਫਿਰ ਸਾਰੀਆਂ ਗੋਪੀਆਂ (ਕ੍ਰਿਸ਼ਨ ਦੇ) ਗੁਣ 
ਗਾਉਣ ਲਗੀਆਂ _ਹਨ। _ਕਵੀ ਸ਼ਿਆਮ _ਕਹਿੰਦੇ ਹਨ, ਤਾੜੀ _ਮਾਰ _ਕੇ, ਮੁਰਲੀ ਵਜਾ ਕੇ 


ਗਵਾਲਿਆਂ _ਦੀਆਂ _ਸਾਰੀਆਂ ਇਸਤਰੀਆਂ _ਦੇ _ਤਨ ਵਿਚ ਸ੍ਰੀ ਕ੍ਰਿਸ਼ਨ ਨਾਲ ਅਤਿ 
ਅਧਿਕ (ਪ੍ਰੀਤ) ਹੋ ਗਈ। ਉਸ ਦਾ ਰੂਪ ਵੇਖ ਕੇ (ਕ੍ਰਿਸ਼ਨ ਦੇ) ਵਸ ਹੋ ਗਈਆਂ ਜੋ ਬਹੁਤ 
ਸੁੰਦਰ ਰੂਪ _ਨੂੰ _ਧਾਰਨ ਕਰਦੀਆਂ _ਸਨ। _ਇਸ ਤਰ੍ਹਾਂ ਉਹ _ਮੂਰਛਿਤ ਹੋ ਕੇ ਧਰਤੀ _ਉਤੇ 
ਡਿਗ ਹਨ, ਜਿਸ ਦੀ ਉਪਮਾ _ਕਵੀ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ ਜਿਵੇਂ 
ਘੰਡਾਹੇੜੇ _(ਦਾ _ਸ਼ਬਦ _ਸੁਣ ਕੇ) ਮਸਤ _ ਹੋਈ _ਹਿਰਨੀ _ਬਾਣ _ਲਗਣ _ਨਾਲ _ਡਿਗ ਪੈਂਦੀ 


ਮਹਿਤਾਬੀ ਦੇ ਛੁੱਟਣ (ਨਾਲ _ ਰੌਸ਼ਨੀ _ ਹੁੰਦੀ _ਹੈ)। ਇਹ _(ਸਾਰੀਆਂ _ਗੋਪੀਆਂ) ਉਦੋਂ ਚੋਂਕ 
ਪਈਆਂ, ਜਿਵੇਂ ਰਾਤ ਨੂੰ ਕੋਈ ਸੁਪਨਾ ਵੇਖ ਕੇ ਚੌਂਕ ਪੈਂਦਾ ਹੈ। (ਗੋਪੀਆਂ) ਦਾ ਮਨ (ਉਨ੍ਹਾਂ 
ਦੇ) ਤਨ ਨੂੰ ਛਡ ਕੇ ਇਉਂ ਤੁਰ ਪਿਆ ਜਿਉਂ ਸ਼ਰਾਬੀ ਘਰ ਨੂੰ ਛਡ ਕੇ ਭਜ ਜਾਂਦਾ 


੧20 


ਸੀ _ਦਸਮ-ਗ੍ਰੰਥ _ਸਾਹਿਬ 


ਗ੍ਰਾਰਿਨ ਧਾਇ ਚਲੀ _ਮਿਲਬੇ ਕਹੁ ਜੋ _ਪਿਖਏ ਭਗਵਾਨ ਗੁਮਾਨੀ। 

ਜਿਉਂ ਮ੍ਿਗਨੀ ਮ੍ਰਿਗ ਦੇਖਿ ਚਲੈ ਜੁ ਹੁਤੀ ਅਤਿ ਰੂਪ ਬਿਖੈ ਅਭਿਮਾਨੀ। 

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਬਖਾਨੀ 

ਜਿਉਂ ਜਲ ਚਾਤ੍ਰਿਕ ਬੂੰਦ ਪਰੈ ਜਿਮ ਕੂਦਿ ਪਰੈ ਮਛਲੀ _ਪਿਖਿ ਪਾਨੀ। ੫00। 


ਰਾਜਤ ਹੈ ਪੀਅਰੋਂ ਪਟ ਕੈਧਿ ਬਿਰਾਜਤ ਹੈ ਮ੍ਰਿਗ ਸੇ ਦ੍ਰਿਗ ਦੋਊ 

ਛਾਜਤ ਹੈ ਮਨਿ ਸੋ ਉਰ ਮੈ ਨਦੀਆ ਪਤਿ ਸਾਥ ਲੀਏ ਫੁਨਿ ਜੋਊ 
ਕਾਨ੍ਹ ਫਿਰੈ ਤਿਨ ਗੋਪਿਨ ਮੈ ਜਿਹ ਕੀ ਜਗ ਮੈ ਸਮ ਤੁਲਿ ਨ ਕੋਊ 
ਗ੍ਰਾਰਿਨ ਰੀਝ ਰਹੀ ਬ੍ਰਿਜ ਕੀ ਸੋਊ ਰੀਝਤ ਹੈ ਚਕ ਦੇਖਤ ਸੋਊ। ੫0੧। 


ਕਾ/ਥਤੁ 
ਕਉਨ ਜਿਉ ਪੁਭਾਤ ਤੈ _ਬਿਛਰਿਯੋ ਮਿਲੀ ਬਾਤ ਤੈ 
ਗੁਨੀ ਜਿਉ ਸੁਰ ਸਾਤ ਤੈ ਬਚਾਯੋ ਚੋਰ ਗਾਤ ਤੈ 
ਜੈਸੇ ਧਨੀ ਧਨ ਤੈ ਅਉ ਰਿਨੀ ਲੋਕ ਮਨਿ ਤੈ 
ਲਰਈਯਾ ਜੈਸੇ ਰਨ ਤੈ ਤਜਈਯਾ ਜਿਉ ਨਸਾਤ ਤੈ 
ਜੈਸੇ ਦੁਖੀ ਸੂਖ ਤੈ ਅੜੂਬੀ ਜੈਸੇ ਭੂਖ ਤੈ 
ਸੁ ਰਾਜਾ ਸਤੁ ਆਪਨੇ ਕੋ ਸੁਨੇ ਜੈਸੇ ਘਾਤ ਤੈ। 
ਹੋਤ ਹੈ ਪੁਸੰਨ ਜੇਤੇ ਏਤੇ ਏਤੀ ਬਾਤਨ ਤੈ 
ਹੋਤ ਹੈ ਪ੍ਰਸੰਨ੍ਯ ਗੋਪੀ ਤੈਸੇ ਕਾਨ੍ਹ ਬਾਤ ਤੈ। ੫0੨। 


ਸ਼ਵੰਯਾ 
ਹਸਿ ਬਾਤ ਕਹੀ ਸੈਗਿ ਗੋਪਿਨ ਕਾਨ ਚਲੋ ਜਮੁਨਾ ਤਟਿ ਖੇਲ ਕਰੈ। 
ਚਿਟਕਾਰਨ ਸੋ ਭਿਰ ਕੈ ਤਿਹ ਜਾ ਤੁਮਹੂੰ ਹੂੰ ਤਰੋਂ ਹਮਹੂੰ ਹੂੰ ਤਰੈ 
ਗੁਹਿ ਕੈ ਬਨ ਫੂਲਨ ਸੁੰਦਰ ਹਾਰ ਸੋ ਕੇਲ ਕਰੈ ਤਿਨ ਡਾਰਿ ਗਰੈ। 

ਬਿਰਹਾ ਛੁਧ ਕੋ ਤਿਹ ਠਉਰ ਬਿਖੈ ਹਸ ਕੈ ਰਸ ਕੈ ਸੈਗਿ ਪੇਟ ਭਰੈ। ੫0੩ 


ਆਇਸੁ ਮਾਨਿ ਤਬੈ ਹਰਿ ਕੋ ਸਭ ਧਾਇ ਚਲੀ ਗੁਪੀਆ ਤਿਹ ਠਉਰੈ। 

ਏਕ ਚਲੈ ਮੁਸਕਾਇ ਭਲੀ ਬਿਧਿ ਏਕ ਚਲੈ ਹਰੂਏ ਇਕ ਦਉਰੈ 

ਸ੍ਯਾਮ ਕਹੈ ਉਪਮਾ ਤਿਹ ਕੀ ਜਲ ਮੈ ਜਮੁਨਾ ਕਹੁ ਗ੍ਰਾਰਿਨ ਹਉਰੈ। 

ਰੀਝ ਰਹੈ ਬਨ ਕੇ ਮ੍ਰਿਗ ਦੇਖਿ ਸੁ ਅਉਰ ਪਿਥੈ ਗਜ _ਗਾਮਨ ਸਉਰੈ। ੫0੪। 


ਕ੍ਰਿਸਨਾਵਤਾਰ ੧੭੧ 


ਜਦੋਂ ਗੁਮਾਨ ਭਰੇ ਭਗਵਾਨ (ਕ੍ਰਿਸ਼ਨ) ਨੂੰ _ਗੋਪੀਆਂ ਨੇ _ਵੇਖਿਆ ਤਾਂ ਮਿਲਣ ਲਈ 


ਭਜ _ਚਲੀਆਂ। _ ਜਿਹੜੀਆਂ _(ਆਪਣੇ) _ਅਤਿ _ ਸੁੰਦਰ ਰੂਪ _ਕਾਰਨ _ਅਭਿਮਾਨੀ _ਸਨ, _(ਉਹ 
ਵੀ ਕ੍ਰਿਸ਼ਨ ਨੂੰ ਵੇਖ ਕੇ ਇਉਂ ਭਜ ਪਈਆਂ) ਜਿਉਂ ਹਿਰਨ ਨੂੰ ਵੇਖ ਕੇ _ਹਿਰਨੀਆਂ ਤੁਰ 


ਪੈਂਦੀਆਂ ਹਨ। ਉਸ _ਛਬੀ ਦੀ ਬਹੁਤ ਵਧੀਆ ਉਪਮਾ ਕਵੀ ਨੇ (ਆਪਣੇ) ਮੁਖ ਤੋਂ ਇਸ 
ਤਰ੍ਹਾਂ ਦਸੀ ਹੈ -- ਜਿਉਂ ਚਾਤ੍ਰਿਕ ਦੇ ਮੂੰਹ ਵਿਚ ਸ੍ਹਾਂਤੀ ਬੂੰਦ ਜਾ ਪਏ ਜਾਂ ਜਿਉਂ (ਪਾਣੀ 
ਤੋਂ _ਨਿਖੜੀ ਹੋਈ) ਮੱਛੀ ਜਲ ਨੂੰ ਵੇਖ ਕੇ ਉਸ` ਵਿਚ _ਕੁਦ _ਪਏ।੫00। 

(ਸੀ ਕ੍ਰਿਸ਼ਨ ਦੇ) ਮੋਢੇ ਉਤੇ ਪੀਲੇ _ਰੰਗ _ਦਾ ਦੁਪੌਟਾ ਸ਼ੋਭ ਰਿਹਾ ਹੈ ਅਤੇ ਦੋਵੇਂ 
ਨੈਣ ਹਿਰਨ (ਦੀਆਂ ਅੱਖਾਂ _ਵਰਗੇ) _ਸੁਸਜਿਤ _ਹਨ। _ਛਾਤੀ ਉਤੇ _ਉਹ _ਮਣੀ ਸ਼ੋਭ _ਰਹੀ 
ਹੈ ਜੋ ਸਮੁੰਦਰ ਪਾਸੋਂ _(ਭੇਟਾ ਵਜੋਂ) ਲਈ _ਸੀ। ਕਾਨ੍ਹ _ਉਨ੍ਹਾਂ _ਗੋਪੀਆਂ ਵਿਚ ਫਿਰ ਰਿਹਾ 
ਹੈ ਜਿਸ ਦੇ ਬਰਾਬਰ _ਇਸ _ਜਗ _ਵਿਚ ਕੋਈ ਨਹੀਂ ਹੈ। _ਬੂਜ-ਭੂਮੀ _ਦੀਆਂ _ਗੋਪੀਆਂ 

ਉਸ ਨੂੰ ਵੇਖਦਾ ਹੈ ਉਹ ਚਕ੍ਰਿਤ ਹੋਕੇ ਪ੍ਰਸੰਨ ਹੋ 


ਆਨੰਦਿਤ ਹੋ__ਰਹੀਆਂ ਹਨ ਅਤੇ ਜੋ 
ਜਾਂਦਾ 
ਕਾ/ਘਛੱਤਾ 


ਜਿਉਂ ਕਮਲ ਦਾ ਫੁਲ ਪ੍ਰਭਾਤ (ਦੇ ਸੂਰਜ ਤੋਂ), (ਜਿਉਂ) ਵਿਯੋਗੀ _ਮਿਲਾਪ _ਦੀ 
ਗੱਲ ਤੋਂ, ਜਿਉਂ ਰਾਗ ਜਾਣਨ ਵਾਲਾ ਸੱਤ ਸੁਰਾਂ (ਦੇ ਅਲਾਪ ਤੋਂ) ਅਤੇ ਜਿਉਂ ਚੋਰ ਸ਼ਰੀਰ 
ਦੇ ਬਚਾਉਣ ਤੋ (ਖੁਸ਼ ਹੁੰਦਾ ਹੈ); ਜਿਵੇਂ ਧਨੀ ਵਿਅਕਤੀ ਨੂੰ ਧਨ ਪ੍ਰਾਪਤ ਕਰਨ ਤੋਂ, (ਜਿਵੇਂ) 
ਕਰਜ਼ਦਾਰ ਨੂੰ ਲੋਕਾਂ ਤੋਂ ਮਾਣ ਪ੍ਰਾਪਤ ਕਰਨ ਤੋਂ, ਜਿਉਂ ਲੜਾਕੂ ਸੂਰਮੇ ਨੂੰ ਰਣ ਦੇ ਆਰੰਭ 


ਤਿਆਗੀ ਨੂੰ ਸਾਰੇ ਬੰਧਨਾਂ ਤੋਂ ਖ਼ਲਾਸ ਹੋਣ ਤੋਂ (ਪ੍ਰਸੰਨਤਾ ਹੁੰਦੀ ਹੈ); ਜਿਵੇਂ 


ਮਿਲਣ ਤੋਂ, ਜਿਵੇਂ ਭੁਖ ਨ ਲਗਣ ਵਾਲੇ ਨੂੰ ਭੁਖ ਲਗਣ ਤੋਂ, ਅਤੇ ਜਿਵੇਂ 


2੨ “6 
ਡੇ ਗੋ, 


3 
ਯਹ; ਤੋ 


ਰੂ 
ਰੁ 


ਤੂੰ 5 


ਹੈ। (ਕਵੀ) ਸ਼ਿਆਮ ਉਨ੍ਹਾਂ ਦੀ ਸਿਫ਼ਤ 
ਨੂੰ ਉਛਾਲਦੀਆਂ _ਹਨ। _ਬਨ ਦੇ ਹਿਰਨ (ਉਨ੍ਹਾਂ 


ਪੂ ਹੋ ਰਹੇ ਹਨ ਅਤੇ ਹੋਰ (ਉਨ੍ਹਾਂ ਦੀ) ਹਾਥੀ _ਵਰਗੀ _ਚਾਲ 
ਕੇ ਪੁਭਾਵਿਤ ਹੋ ਰਹੇ _ਹਨ।੫0੪। 


3 
ਨ 
ਬੂ 
ਕੈ 
1 


੧੭੨ 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਯਾਮ _ਸਮੇਤ ਸਭੈ _ਗੁਪੀਆ ਜਮੁਨਾ ਜਲ ਕੋ ਤਰਿ ਪਾਰਿ ਪਰਈਯਾ। 
ਪਾਰ ਭਈ ਜਬ ਹੀ _ਹਿਤ ਸੋ _ਗਿਰਦਾ ਕਰ ਕੈ ਤਿਹ ਕੋ ਤਿਸਟਈਯਾ। 
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਸੁਨਈਯਾ 
ਕਾਨ੍ਹ ਭਯੋ ਸਸਿ ਸੁਧ ਮਨੋ ਸਮ _ਰਾਜਤ ਗ੍ਰਾਰਿਨ ਤੀਰ ਤਰਈਯਾ। _੫0੫ 


ਬਾਤ ਲਗੀ ਕਹਨੇ ਮੁਖ ਤੇ ਕਵਿ ਸ੍ਯਾਮ ਕਹੈ ਮਿਲ ਕੈ ਸਭ ਗ੍ਰਾਰਿਨ। 
ਚੰਦੂਮੁਖੀ ਮ੍ਰਿਗ ਸੇ _ਦ੍ਰਿਗਨੀ ਲਖੀਯੈ ਤਿਨ ਭਾਨ ਅਨੰਤ _ਅਪਾਰਨਿ 

ਕਾਨ੍ਹ ਕੇ ਸਾਥ ਕਰੀ ਚਰਚਾ ਮਿਲਿ ਕੈ ਬ੍ਰਿਜ ਕੀ ਸਭ ਸੁੰਦਰ ਬਾਰਨਿ। 

ਛੋਰਿ ਦਈ ਗ੍ਰਿਹ ਕੀ ਸਭ ਲਾਜ ਜੁ ਹੋਇ ਮਹਾ ਰਸ ਕੀ ਚਸਕਾਰਨਿ। ੫0੬। 


ਕੈ ਰਸ ਕੇ ਹਰਿ ਕਾਰਨੁ ਕੈ ਕਰਿ ਕਸਟ ਬਡੋ ਕੋਊ ਮੰਤਰ ਸਾਧੋ। 

ਕੈ ਕੋਊ ਜੰਤੂ ਬਡੋਈ ਸਧਿਯੋ ਇਨ ਕੋ ਅਪਨੇ ਮਨ ਭੀਤਰ ਬਾਧੋ। 

ਕੈ ਕੇਹੂੰ ਤੰਤਰ ਕੇ ਸਾਥ ਕਿਧੋ ਕਬਿ ਸ੍ਯਾਮ ਕਹੈ ਅਤਿ ਹੀ ਕਰਿ ਧਾਧੋ। 

ਚੋਰਿ ਲਯੋ ਮਨੁ ਗ੍ਰਾਰਿਨ ਕੋ ਛਿਨ ਭੀਤਰ ਦੀਨ _ਦਯਾਨਿਧਿ ਮਾਧੋ। _੫0੭। 
ਸ਼ਵੰਯਾ 

ਕਾਨ੍ਹ ਕੇ ਗ੍ਰਾਰਿਨ ਸਾਥ ਕਹਿਯੋ ਹਮ ਕੋ ਤਜਿ ਕੈ ਕਿਹ ਓਰਿ ਗਏ ਥੇ 

ਪ੍ਰੀਤਿ ਬਢਾਇ ਮਹਾ ਹਮ ਸੋ ਜਮੁਨਾ ਤਟਿ ਧੈ ਰਸ ਕੇਲ ਕਏ ਥੇ 


ਯੌ _ਤਜਿ ਗੇ ਜਿਮ ਰਾਹਿ ਮੁਸਾਫਿਰ ਸ੍ਯਾਮ ਕਹਿਯੋ ਤੁਮ ਨਾਹਿ ਨਏ ਥੇ। 
ਫੂਲ ਖਿਰੇ ਮੁਖ ਆਏ ਕਹਾ ਅਪਨੀ ਬਿਰੀਆ ਕਹੂੰ ਭਉਰ ਭਏ ਥੇ। ੫0੮। 


ਨਰ ਏਕ ਅਕੀਨ ਹੀ ਪ੍ਰੀਤ ਕਰੈ ਇਕ ਕੀਨ ਕਰੈ ਇਕ ਕੀਨ ਜੁ _ਜਾਨੈ। 
ਏਕ ਨ ਪ੍ਰੀਤਿ ਕੇ ਭੇਦ ਜਨੈ ਜੋਊ ਪ੍ਰੀਤਿ ਕਰੈ ਅਰਿ ਕੈ ਤਿਹ ਮਾਨੈ 

ਸੋ ਨਰ ਮੂੜ ਬਿਥੈ ਕਹੀਯੈ ਜਗਿ ਜੋ ਨਰ ਰੰਚ ਨ ਪ੍ਰੀਤਿ ਪਛਾਨੈ 

ਸੋ ਚਰਚਾ ਰਸ ਕੀ ਇਹ ਭਾਤਿ ਸੁ ਗ੍ਰਾਰਿਨੀਆ ਸੈਗਿ ਕਾਨੂਹ ਬਖਾਨੈ। ੫0੯ 


ਕਿਰਿਸਨਾਵਤਾਰ ੧੭੩ 

ਸ੍ਰੀ ਕ੍ਰਿਸ਼ਨ ਸਮੇਤ ਸਾਰੀਆਂ _ਗੋਪੀਆਂ ਜਮਨਾ ਦੇ ਜਲ ਨੂੰ ਤਰ ਕੇ ਪਾਰ ਹੋ ਗਈਆਂ 

ਹਨ ਜਦੋਂ ਹੀ ਉਹ ਪਾਰ ਹੋਈਆਂ, (ਤਦ) ਪ੍ਰੇਮ ਪੂਰਵਕ ਸ੍ਰੀ ਕ੍ਰਿਸ਼ਨ ਨੂੰ ਘੇਰਾ ਪਾ ਕੇ _ਖੜੋ 
ਗਈਆਂ। _ਉਸ _ਛਬੀ ਦੀ ਅਤਿ ਅਧਿਕ ਉਪਮਾ ਕਵੀ ਨੇ (ਆਪਣੇ) ਤੋਂ ਇਸ ਤਰ੍ਹਾਂ 


ਮੁਖ 
ਸੁਣਾਈ। (ਇੰਜ _ਪੁਰਤੀਤ ਹੁੰਦਾ ਹੈ) ਮਾਨੋ ਕ੍ਰਿਸ਼ਨ ਸ਼ੁੱਧ _ਚੰਦੂਮਾ _ਹੋਣ ਅਤੇ _ਗੋਪੀਆਂ _ਉਸ 
ਦੇ _(ਇਰਦ ਗਿਰਦ) _ ਪਰਵਾਰ _ ਵਜੋਂ ਸੋਭਾ _ਪਾ ਰਹੀਆਂ _ ਹੋਣ।੫0੫ 


ਹਨ।੫0੬। 
ਜਾਂ ਤਾਂ ਸ੍ਰੀ ਕ੍ਰਿਸ਼ਨ ਨੇ ਰਸ ਲੈਣ ਲਈ ਬਹੁਤ ਔਖ _ਝਾਗ ਕੇ ਕੋਈ ਮੌਤ ਸਾਧਿਆ 
ਹੈ। ਜਾਂ ਕੋਈ ਵੱਡਾ ਜੰਤਰ _(ਟੂਣਾ) ਕਰ ਕੇ ਇਨ੍ਹਾਂ ਨੂੰ ਆਪਣੇ ਮਨ ਵਿਚ ਬੰਨ੍ਹ ਲਿਆ ਹੈ 
ਕਵੀ ਸ਼ਿਆਮ _ਕਹਿੰਦੇ ਹਨ, ਜਾਂ ਕਿਸੇ ਤੰਤਰ _ਨਾਲ ਇਨ੍ਹਾਂ ਦਾ ਵੱਡਾ _ਧੰਧਾ _ਬਣਾ _ਦਿੱਤਾ 
ਹੈ। (ਇਸ ਤਰ੍ਹਾਂ) ਦੀਨ ਦਿਆਲ ਮਾਧੋ (ਸਹੀ ਕ੍ਰਿਸ਼ਨ) ਨੇ _ਗੋਪੀਆਂ ਦਾ ਮਨ ਛਿਣ ਭਰ 
ਵਿਚ ਚੁਰਾ _ਲਿਆ ਹੈ।੫0੭। 
ਨੱਘਆਾ _ਕ/ਹਣ _ਲਕ#ਂ-- 
ਮਾਵੀਲ” 
ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ ਕਿ ਸਾਨੂੰ ਛਡ ਕੇ (ਤੁਸੀਂ) ਕਿਸ ਪਾਸੇ 
ਸੀ। ਸਾਡੇ ਨਾਲ ਬਹੁਤ ਪ੍ਰੇਮ _ਵਧਾ ਕੇ (ਤੁਸੀਂ) ਜਮਨਾ ਦੇ ਕੈਢੇ ਪ੍ਰੋਮ ਰਸ 
ਖੇਡੀਆਂ _ਸਨ। (ਕਵੀ) ਸ਼ਿਆਮ ਕਹਿੰਦੇ ਹਨ, (ਫਿਰ) ਇਸ ਤਰ੍ਹਾਂ ਛਡ ਕੇ ਚਲੇ ਗਏ 
(ਕੋਈ) ਮੁਸਾਫਰ ਰਸਤੇ ਵਿਚ (ਹੀ ਛਡ ਜਾਂਦਾ ਹੈ), ਤੁਸੀਂ (ਸਾਡੇ ਲਈ) ਕੋਈ ਨਵੇਂ 
ਸੀ। _(ਗੋਪੀਆਂ ਦੇ) ਖਿੜੇ ਹੋਏ ਮੁਖ ਨੂੰ ਵੇਖ ਕੇ (ਰਸ ਚੂਸਣ ਲਈ) ਕਿਥੋਂ ਆ ਗਏ 


(ਪਰ) ਆਪਣੀ _ਵਾਰ ਤਾਂ ਭੌਰੇ ਬਣ ਕੇ (ਕਿਤੇ ਹੋਰ ਚਲੇ ਗਏ _ਸੀ)।੫0੮। 


ਹੁਣ ਚਾਲਾਕ ਪੁਰਸ਼ਾਂ ਦੇ ਭੇਦ ਦਾ ਕਥਨ 

੭ਾਵੰਯਾ 

ਇਕ ਪੁਰਸ਼ (ਉਹ ਹੈ) ਜੋ (ਪ੍ਰੇਮ ਨ ਕਰਨ ਤੇ 
ਹੈ ਜੋ ਪ੍ਰੇਮ) ਕਰਨ ਤੇ ਕਰਦਾ ਹੈ ਅਤੇ ਇਕ (ਉਹ ਹੈ 
ਨੂੰ) ਜਾਣਦਾ ਹੈ (ਪਰ ਖ਼ੁਦ ਨਹੀਂ _ਕਰਦਾ)। ਇਕ _(ਉਹ ਹੈ) ਜੋ ਪ੍ਰੀਤ 
(ਅਤੇ ਜੋ ਉਸ ਨਾਲ) ਪ੍ਰੀਤ ਕਰਦਾ ਹੈ, ਉਸ ਨੂੰ ਵੈਰੀ ਮੰਨਦਾ ਹੈ। _ਉਸ ਪੁਰਸ਼ 
ਵਿਚ ਮੂਰਖਾਂ ਵਿਚ _ਗਿਣਨਾ ਚਾਹੀਦਾ ਹੈ, _ਜੋ ਪੁਰਸ਼ _ਰਤਾ ਜਿੰਨਾ 
ਪਛਾਣਦਾ। _ਉਹ _ਗੋਪੀਆਂ ਕ੍ਰਿਸ਼ਨ ਨਾਲ (ਪ੍ਰੇਮ) ਰਸ ਦੀ 
ਹਨ।੫0੯। 


੧੭੪ 


ਸੀ _ਦਸਮ-ਗ੍ਰੰਥ _ਸਾਹਿਬ 


ਗੱਪ ਲਾਲਾ 

ਹਵੀਯਾਂ 
ਗ੍ਰਾਰਿਨੀਆ ਇਹ ਭਾਤਿ ਕਹੈ ਕਰਿ ਨੇਹ ਕੋ ਅੰਤਿ ਦਗਾ ਕੋਊ ਦੈ ਹੈ। 
ਜਨ ਛਾਡਿ ਪਰੋਂ ਹਰਿ ਗਯੋ ਜਨ ਜੋ ਛਲ ਸੋ ਤਿਹ ਕੋ ਹਰਿ ਲੈ ਹੈ। 
ਜੋ _ਬਟਹਾ ਜਨ ਘਾਵਤ ਹੈ ਕੋਊ ਜਾਤ ਚਲਿਯੋ ਪਿਖ ਕੈ ਮਧਿਮੈ ਹੈ। 


(7 ਆ 


ਪੈ ਖਿਝ ਕੈ ਅਤਿ ਹੀ ਗੁਪੀਆ ਇਹ ਭਾਤਿ ਕਹਿਯੋ ਤਿਨ ਕੀ ਸਮ ਏ ਹੈ। ੫੧0। 


ਜਬ ਹੀ ਇਹ ਗ੍ਰਾਰਿਨ ਬਾਤ ਕਹੀ ਤਬ ਹੀ ਤਿਨ ਕੇ ਸੰਗ ਕਾਨ੍ਹ ਹਸੈ। 

ਜਿਹ ਨਾਮ ਕੇ ਲੇਤ ਜਰਾ ਮੁਖ ਤੇ ਤਜ ਕੈ ਗਨਕਾ ਸਭ ਪਾਪ ਨਸੇ। 

ਨ ਜਪਿਯੋ ਜਿਹ ਜਾਪ ਸੋਊ ਉਜਰੇ ਜਿਹ ਜਾਪ ਜਪਿਯੋ ਸੋਊ ਧਾਮ ਬਸੇ। 
ਤਿਨ ਗੋਪਿਨ ਸੋ ਇਹ ਭਾਤਿ ਕਹਿਯੋ _ਹਮਹੂੰ ਅਤਿ ਹੀ ਰਸ ਬੀਚ _ਫਸੇ। ੫੧੧। 


ਕਹਿ ਕੈ ਇਹ ਬਾਤ ਹਸੇ ਹਰਿ ਜੂ ਉਠ ਕੈ ਜਮੁਨਾ ਜਲ ਬੀਚ ਤਰੇ। 
ਛਿਨ ਏਕ ਲਗਿਯੋ ਨ ਤਬੈ ਤਿਹ ਕੋ _ਲਖਿ ਕੈ ਜਮੁਨਾ ਕਹ ਪਾਰ ਪਰੇ। 
ਲਖਿ ਕੈ ਜਲ ਕੋ ਸੰਗ ਗੋਪਿਨ ਕੇ ਭਗਵਾਨ ਮਹਾ ਉਪਹਾਸ ਕਰੇ। 

ਬਹੁ _ਹੋਰਨਿ ਤੈ ਅਰੁ ਬ੍ਯਾਹਨਿ ਤੈ ਕੁਰਮਾਤਨ ਤੈ ਅਤਿ ਸੋਊ ਖਰੇ। ੫੧੨। 


ਕਾਨ੍ਹ ਛਾਲ 
ਹਾਵੀਯਾਂ 
ਰਜਨੀ ਪਰ ਗੀ ਤਬ ਹੀ ਭਗਵਾਨ ਕਹਿਯੋ ਹਸਿ ਕੈ ਹਮ ਰਾਸ ਕਰੈ। 
ਸਸਿ ਰਾਜਤ ਹੈ ਸਿਤ ਗੋਪਿਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ। 
ਹਿਤ ਸੋ ਬ੍ਰਿਜ ਭੂਮਿ ਬਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਗਰੈ। 
ਤੁਮ ਕੋ ਜੋਊ ਸੋਕ ਬਢਿਯੋ _ਬਿਛੁਰੇ ਹਮ ਸੋ_ਮਿਲਿ ਕੈ ਅਬ ਸੋਕ ਹਰੈ। ੫੧੩। 


ਐਹੋ _ਤ੍ਰੀਯਾ ਕਹਿ ਸ੍ਰੀ ਜਦੁਬੀਰ ਸਭੈ ਤੁਮ ਰਾਸ ਕੋ ਖੇਲ ਕਰੋਂ। 
ਗਹਿ ਕੈ ਕਰ ਸੋ ਕਰੁ ਮੰਡਲ ਕੈ ਨ ਕਛੂ ਮਨ ਭੀਤਰ ਲਾਜ ਧਰੋ। 
ਹਮਹੂੰ ਤੁਮਰੇ ਸੈਗ ਰਾਸ ਕਰੈ ਨਚਿ ਹੈ ਨਚਿਯੋ ਨਹ ਨੈਕੁ ਡਰੋ। 
ਸਭ ਹੀ ਮਨ ਬੀਚ ਅਸੋਕ ਕਰੋ ਅਤਿ ਹੀ ਮਨ ਸੋਕਨ ਕੋ ਸੁ ਹਰੋਂ। ੫੧੪। 


ਤਿਨ ਸੋ ਭਗਵਾਨ ਕਹੀ ਫਿਰ ਯੋ _ਸਜਨੀ ਹਮਰੀ ਬਿਨਤੀ ਸੁਨਿ ਲੀਜੈ। 
ਆਨੰਦ ਬੀਚ ਕਰੋਂ ਮਨ ਕੇ ਜਿਹ ਤੇ ਹਮਰੇ ਤਨ ਕੋ ਮਨ ਜੀਜੈ। 


ਕ੍ਰਿਸਨਾਵਤਾਰ ੧੭੫ 


ਨੱਪ _ਕਾਹਣ ਲਕਆਂ -- 
ਮਾਵੀਲ” 

ਗੋਪੀਆਂ ਨੇ (ਕ੍ਰਿਸ਼ਨ ਨੂੰ) ਇਸ ਤਰ੍ਹਾਂ ਕਿਹਾ ਕਿ ਜੋ ਕੋਈ ਨੇਹੁੰ ਕਰ ਕੇ ਆਖਿਰ 
ਵਿਚ ਧੋਖਾ ਦੇ ਦੇਵੇ, (ਉਸ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ) ਦੋ ਜਣੇ (ਇਕਠੇ ਰਾਹੀ 
ਹਨ, ਪਰ ਇਕ) ਛਡ ਕੇ ਚਲਾ ਜਾਵੇ ਅਤੇ ਫਿਰ ਆ ਕੇ ਉਸ (ਦੇ ਸਾਮਾਨ ਨੂੰ ਵੀ) ਲੁਟ 
ਲਵੇ। _ਜਿਵੇਂ ਰਾਹ _ਵਿਚ _(ਮੁਸਾਫਰਾਂ ਨੂੰ) _ਮਾਰਨ _ਵਾਲਾ _ਰਾਹ _ਜਾਂਦਿਆਂ ਨੂੰ ਮਾਰਦਾ ਹੈ, 
(ਉਸ ਨੂੰ ਵੀ ਉਪਰੋਕਤ _ਠਗਾਂ ਵਿਚ _ਹੀ) ਸਮਝਣਾ ਚਾਹੀਦਾ ਹੈ। _ਫਿਰ _ਗੋਪੀਆਂ ਨੇ ਬਹੁਤ 
ਖਿਝ ਕੇ ਇਸ ਤਰ੍ਹਾਂ ਕਿਹਾ ਕਿ (ਕਿ ਇਹ ਕ੍ਰਿਸ਼ਨ) ਵੀ ਉਨ੍ਹਾਂ ਵਰਗਾ _ਹੈ।੫੧0। 


ਨਾਮ _ਦਾ) ਜਾਪ 
ਉਹ _ਘਰ ਵਸਦੇ _ਰਹੇ। ਉਸ (ਕ੍ਰਿਸ਼ਨ) ਨੇ _ਗੋਪੀਆਂ 
ਮੈਂ (ਤੁਹਾਡੇ ਪਰੇਮ) ਰਸ ਵਿਚ ਬਹੁਤ ਅਧਿਕ ਫਸਿਆ ਹੋਇਆ 


ਕੁ 
ਗੱ 
8 
ਰੈ 


ਹਸ ਪਏ ਅਤੇ ਉਠ ਕੇ ਜਮਨਾ ਦੇ ਜਲ ਵਿਚ 
ਵੀ ਨ ਲਗਿਆ ਅਤੇ ਉਹ ਜਮਨਾ ਨਦੀ ਨੂੰ 


ਤਰਨ _ਲਗੇ। _ਤਦ ਉਨ੍ਹਾਂ 
(ਤਰ ਕੇ) ਪਾਰ ਲੰਘ _ਗਏ। ਜਲ ਨੂੰ ਤਰਨ ਉਪਰੰਤ ਸ੍ਰੀ ਕ੍ਰਿਸ਼ਨ ਨੇ _ਗੋਪੀਆਂ ਨਾਲ _ਬਹੁਤ 
ਠੱਠਾ _ਮਖੌਲ _ਕੀਤਾ। _(ਉਹ _ਹਾਸਾ-ਮਖੋਲ) _ਹੋਲੀਆਂ, ਵਿਆਹ _ਅਤੇ _ਕੁੜਮਾਚਾਰੀ ਦੇ ਹਾਸੇ 
ਨਾਲੋ ਵੀ _ ਅਧਿਕ _ ਸੁਖਾਵਾਂ _ਸੀ।੫੧੨। 
੭ਾਵੀੰਯ੍ਾ 
(ਜਿਸ ਵੇਲੇ) ਰਾਤ ਪੈ ਗਈ, ਤਦ ਕ੍ਰਿਸ਼ਨ ਨੇ 
ਖੇਡ) _ਕਰੀਏ। ਸਫ਼ੈਦ ਚੰਦੂਮਾ ਸੋਭਦਾ ਹੈ, _ਗੋਪੀਆਂ ਦੇ 
ਸਫ਼ੈਦ (ਫੁਲਾਂ ਦੇ) ਹਾਰ ਵੀ ਪਾ ਲਈਏ। _ਬੂਜ-ਭੂਮੀ 
ਪਾ ਕੇ ਰਸ ਦੀ ਖੇਡ ਕਰੀਏ। ਮੇਰੇ ਵਿਛੋੜੇ ਕਰ ਕੇ 
ਮਿਲ ਕੇ ਉਸ ਸ਼ੋਕ ਨੂੰ ਦੂਰ ਕਰ ਦੇਈਏ।੫੧੩। 
ਸੀ ਕ੍ਰਿਸ਼ਨ ਨੇ ਕਿਹਾ -- ਹੇ ਕੁੜੀਓ! ਤੁਸੀਂ ਸਾਰੀਆਂ ਰਾਸ ਦੀ ਖੇਡ ਕਰੋ। (ਇਕ 
ਦੂਜੀ ਦੇ) ਹੱਥ ਨੂੰ ਹੱਥ ਨਾਲ ਪਕੜ _ਕੇ ਗੋਲ ਘੇਰਾ (ਮੰਡਲ) ਬਣਾ ਲਵੋ ਅਤੇ ਮਨ _ਵਿਚ 
ਕੋਈ ਸ਼ਰਮ _ਨਾਹ _ਰਖੋਂ। ਮੈਂ ਤੁਹਾਡੇ ਨਾਲ ਰਾਸ (ਦੀ ਖੇਡ) ਕਰਾਂਗਾ। ਮੈਂ __ਨਚਾਂਗਾ, (ਤੁਸੀਂ 
ਵੀ) __ਨਚਿਓ, (ਅਤੇ ਮਨ ਵਿਚ) ਬਿਲਕੁਲ ਨ ਡਰੋ। _ਸਾਰੀਆਂ ਹੀ (ਆਪਣੇ) ਮਨ _ਵਿਚ 
ਸੁਖ _ਮਨਾਓ ਅਤੇ _ਮਨ _ਦੇ ਸਾਰਿਆਂ ਸੋਗਾਂ ਨੂੰ _ਦੂਰ _ਕਰ _ਦਿਓ।੫੧੪। 
ਸੀ ਕ੍ਰਿਸ਼ਨ ਨੇ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ _ਕਿਹਾ--ਹੇ _ਸਜਣੀਓਂ! ਮੇਰੀ (ਇਕ) 


ਚ 


ਬੇਨਤੀ ਸੁਣ _ਲਵੋ। _(ਆਪਣੇ) ਮਨ _ਵਿਚ _ ਆਨੰਦ (ਪ੍ਰਾਪਤ) ਕਰੋ _ਜਿਸ _ਨਾਲ ਮੇਰਾ _ਮਨ 


ਅਤੇ ਤਨ ਜੀ ਪਵੇ (ਅਰਥਾਤ ਤਾਜ਼ਾ ਹੋ __ਜਾਵੇ)। ਜਿਸ (ਕੰਮ) ਨੂੰ ਕਰਨ ਨਾਲ _ਮਿਤਰ 


੨ ਹੱ ਕੋ % 
ਗੰ ”? 


੧੭੬ 


ਸੀ _ਦਸਮ-ਗ੍ਰੰਥ _ਸਾਹਿਬ 


ਮਿਤਵਾ ਜਿਹ ਤੇ ਹਿਤ ਮਾਨਤ ਹੈ ਤਬ ਹੀ ਉਠ ਕੈ ਸੋਊ ਕਾਰਜ ਕੀਜੈ। 
ਦੈ ਰਸ ਕੋ ਸਿਰਪਾਵ ਤਿਸੈ ਮਨ ਕੋ ਸਭ ਸੋਕ ਬਿਦਾ ਕਰਿ ਦੀਜੈ। ੫੧੫। 


ਹਸਿ ਕੈ ਭਗਵਾਨ ਕਹੀ ਫਿਰਿ ਯੌ ਰਸ ਕੀ ਬਤੀਯਾ ਹਮ ਤੇ ਸੁਨ ਲਈਯੈ। 
ਜਾ ਕੈ ਲੀਏ ਮਿਤਵਾ ਹਿਤ ਮਾਨਤ ਸੋ ਸੁਨ ਕੈ ਉਠਿ ਕਾਰਜ ਕਈਯੈ। 
ਗੋਪਿਨ ਸਾਥ ਕ੍ਰਿਪਾ ਕਰਿ ਕੈ ਕਬਿ ਸ੍ਯਾਮ _ਕਹਿਯੋ _ਮੁਸਲੀਧਰ ਭਈਜੈ। 
ਜਾ ਸੰਗ ਹੇਤ ਮਹਾ ਕਰੀਯੈ ਬਿਨੁ ਦਾਮਨ ਤਾ ਹੀ ਕੇ ਹਾਥਿ ਬਿਕਈਯੈ। ੫੧੬। 


ਕਾਨਰ ਕੀ ਸੁਨ ਕੈ ਬਤੀਆ ਮਨ ਮੈ ਤਿਨ ਗ੍ਰਾਰਿਨ ਧੀਰ ਗਹਿਯੋ_ਹੈ। 
ਦੋਖ ਜਿਤੋ ਮਨ ਭੀਤਰ ਥੋ_ਰਸ ਪਾਵਕ ਮੋ ਤ੍ਰਿਣ ਤੁਲਿ ਦਹਿਯੋ ਹੈ। 
ਰਾਸ ਕਰਿਯੋ ਸਭ ਹੀ ਮਿਲਿ ਕੈ ਜਸੁਧਾ ਸੁਤ ਕੋ ਤਿਨ ਮਾਨਿ ਕਹਿਯੋ_ਹੈ। 
ਰੀਝ ਰਹੀ ਪ੍ਰਿਥਮੀ ਪ੍ਰਿਥਮੀ ਗਨ ਅਉ ਨਭ ਮੰਡਲ ਰੀਝ _ਰਹਿਯੋ ਹੈ। ੫੧੭। 


ਗਾਵਤ ਏਕ _ਬਜਾਵਤ ਤਾਲ ਸਭੈ ਬ੍ਰਿਜ ਨਾਰਿ ਮਹਾ ਹਿਤ ਸੋ। 

ਭਗਵਾਨ ਕੋ _ਮਾਨਿ ਕਹਿਯੋ ਤਬ ਹੀ ਕਬਿ ਸ੍ਯਾਮ ਕਹੈ ਅਤਿ ਹੀ ਚਿਤ ਸੋ। 
ਇਨ ਸੀਖ ਲਈ ਗਤਿ ਗਾਮਨ ਤੇ ਸੁਰ ਭਾਮਨ ਤੇ ਕਿ ਕਿਧੋ ਕਿਤ ਸੋ। 

ਅਬ ਮੋਹਿ ਇਹੈ ਸਮਝਿਯੋ ਸੁ ਪਰੈ ਜਿਹ ਕਾਨ੍ਹ ਸਿਖੇ ਇਨ ਹੂੰ _ਤਿਤ ਸੋ। ੫੧੮। 


ਮੋਰ ਕੋ ਪੰਖ _ਬਿਰਾਜਤ ਸੀਸ ਸੁ _ਰਾਜਤ ਕੁੰਡਲ ਕਾਨਨ ਦੋਊ। 

ਲਾਲ ਕੀ ਮਾਲ ਸੁ ਛਾਜਤ ਕੈਠਹਿ ਤਾ ਉਪਮਾ ਸਮ ਹੈ ਨਹਿ ਕੋਊ। 

ਜੋ _ਰਿਪੁ ਪੈ ਮਗ ਜਾਤ ਚਲਿਯੋ ਸੁਨਿ ਕੈ ਉਪਮਾ ਚਲਿ ਦੇਖਤ ਓਊ। 

ਅਉਰ _ਕੀ ਬਾਤ ਕਹਾ _ਕਹੀਯੈ ਕਬਿ _ਸ੍ਯਾਮ _ਸੁਰਾਦਿਕ ਰੀਝਤ _ਸੋਊ। ੫੧੯। 


ਗੋਪਿਨ ਸੰਗ ਤਹਾ ਭਗਵਾਨ ਮਨੈ ਅਤਿ ਹੀ ਹਿਤ ਕੋ ਕਰ ਗਾਵੈ। 

ਰੀਝ ਰਹੈ ਖਗ ਠਉਰ ਸਮੇਤ ਸੁ ਯਾ ਬਿਧਿ ਗ੍ਰਾਰਿਨ ਕਾਨੂੰ ਰਿਝਾਵੈ। 

ਜਾ ਕਹੁ ਖੋਜਿ ਕਈ ਗਣ ਗੰਧ੍ਬ ਕਿੰਨਰ ਭੇਦ ਨ ਰੰਚਕ ਪਾਵੈ। 

ਗਾਵਤ ਸੋ_ਹਰਿ ਜੂ ਤਿਹ ਜਾ ਤਜ ਕੈ ਮ੍ਰਿਗਨੀ ਚਲਿ ਕੈ ਮ੍ਰਿਗ ਆਵੈ। ੫੨0। 


ਗਾਵਤ ਸਾਰਗ ਸੁਧ ਮਲਾਰ _ਬਿਭਾਸ ਬਿਲਾਵਲ ਅਉ ਫੁਨਿ ਗਉਰੀ। 
ਜਾ ਸੁਰ ਸ੍ਰੋਨਨ ਮੈ ਸੁਨ ਕੈ ਸੁਰ ਭਾਮਿਨ ਧਾਵਤ ਡਾਰਿ ਪਿਛਉਰੀ। 
ਸੋ ਸੁਨ ਕੈ ਸਭ ਗ੍ਰਾਰਨਿਯਾ ਰਸ ਕੈ ਸੰਗ ਹੋਇ ਗਈ ਜਨੁ ਬਉਰੀ। 


ਤਿਆਗ ਕੈ _ਕਾਨਨ ਤਾ ਸੁਨ ਕੈ ਮ੍ਰਿਗ ਲੈ ਮ੍ਰਿਗਨੀ ਚਲਿ ਆਵਤ _ਦਉਰੀ। ੫੨੧। 


ਕ੍ਰਿਸਨਾਵਤਾਰ ੧੭੭ 


(ਆਪਣਾ) _ਹਿਤ ਸਮਝਦਾ _ਹੋਵੇ, ਉਸੇ ਵੇਲੇ _ਉਠ 
(ਆਪਣੇ ਮਿਤਰ ਨੂੰ ਪ੍ਰੇਮ) ਰਸ ਦਾ ਸਿਰੋਪਾਓ ਦੇ 


ਕਰ ਦੇਣੇ ਚਾਹੀਦੇ _ਹਨ।੫੧੫। 

ਸ੍ਰੀ ਕ੍ਰਿਸ਼ਨ ਨੇ ਹਸ ਕੇ ਫਿਰ ਇਸ ਤਰ੍ਹਾਂ ਕਿਹਾ ਕਿ (ਪ੍ਰੇਮ) ਰਸ ਦੀਆਂ ਗੱਲਾਂ ਮੇਰੇ 
ਕੋਲੋਂ _ਸੁਣ _ਲਵੋ। _ਜਿਸ _ਵਾਸਤੇ ਮਿਤਰ (ਆਪਣਾ) ਹਿਤ ਮੰਨਦਾ ਹੋਵੇ, ਉਹ (ਗੱਲ) ਸੁਣ 
ਕੇ ਅਤੇ ਉਠ ਕੇ ਕਾਰਜ ਕਰਨਾ ਚਾਹੀਦਾ ਹੈ। ਕਵੀ ਸ਼ਿਆਮ _ਕਹਿੰਦੇ ਹਨ, _ਗੋਪੀਆਂ ਨਾਲ 


ਕੇ ਉਹ ਕੰਮ ਕਰ ਲੈਣਾ ਚਾਹੀਦਾ ਹੈ। 
ਕੇ ਉਸ ਦੇ ਮਨ ਦੇ ਸਾਰੇ ਸੋਗ 


ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ ਉਨ੍ਹਾਂ _ਗੋਪੀਆਂ ਨੇ _ਮਨ ਵਿਚ _ਧੀਰਜ _ਧਾਰਨ 
ਕਰ _ਲਿਆ। ਜਿਤਨੇ ਵੀ ਮਨ ਵਿਚ ਸੋਗ ਸਨ, (ਉਹ ਪ੍ਰੇਮ) ਰਸ ਦੀ ਅਗਨੀ ਵਿਚ ਕੱਖਾਂ 
ਵਾਂਗ _ਸੜ _ਗਏ _ਹਨ। _ਜਸੋਧਾ ਦੇ ਪੁੱਤਰ (ਸੀ ਕ੍ਰਿਸ਼ਨ) ਦਾ ਕਿਹਾ ਮੌਨ ਕੇ ਸਾਰੀਆਂ ਨੇ 
ਮਿਲ ਕੇ ਰਾਸ ਕੀਤੀ ਹੈ। (ਉਸ ਰਾਸ ਨੂੰ ਵੇਖ ਕੇ) ਪ੍ਰਿਥਵੀ ਪੁਸੰਨ ਹੋ ਰਹੀ ਹੈ, ਪ੍ਰਿਥਵੀ 


(ਉਤੇ ਰਹਿਣ ਵਾਲੇ) ਅਤੇ ਆਕਾਸ਼ ਮੰਡਲ (ਵਿਚ ਰਹਿਣ ਵਾਲੇ) ਖੁਸ਼ ਹੋ ਰਹੇ ਹਨ।੫੧੭। 


ਨਾਲ ਕਹੇ ਨੂੰ ਮੰਨ _ਲਿਆ। ਇਨ੍ਹਾਂ ਨੇ _(ਸਹੀ ਤੋਰ) _ਤੋਰਨ ਵਾਲੀਆਂ ਤੋਂ 
ਹੁਣ ਇਹ ਸਮਝ ਆਉਂਦੀ ਹੈ ਕਿ ਜਿਥੋਂ ਕ੍ਰਿਸ਼ਨ (ਇਹ) ਸਿਖਿਆ 


ਕੰਨਾਂ ਵਿਚ ਕੁੰਡਲ _ਸ਼ੁਭਾਇਮਾਨ _ਹਨ। _ਉਸ ਦੇ ਗਲੇ ਵਿਚ ਲਾਲਾਂ _ਦੀ ਮਾਲਾ ਸ਼ੋਭਾ ਪਾ 
ਰਹੀ ਹੈ, ਜਿਸ ਦੀ ਸਿਫ਼ਤ ਵਰਗੀ ਹੋਰ ਕੋਈ (ਚੀਜ਼) ਨਹੀਂ _ਹੈ। ਜੋ (ਕੋਈ) ਵੈਰੀ ਰਸਤੇ 
ਵਿਚ ਜਾ ਰਿਹਾ ਹੋਵੇ, (ਉਹ ਵੀ) ਉਪਮਾ ਸੁਣ ਕੇ ਉਸ ਨੂੰ ਵੇਖਣ ਲਈ ਚਲ ਕੇ ਜਾਂਦਾ 
ਹੈ। _ਕਵੀ ਸ਼ਿਆਮ _(ਕਹਿੰਦੇ ਹਨ), ਹੋਰਾਂ ਦੀ ਗੱਲ ਤਾਂ ਕੀ ਕਰੀਏ, ਦੇਵਤੇ ਆਦਿ ਵੀ 
ਉਸ ਨੂੰ ਵੇਖ ਕੇ ਰੀਝ _ਰਹੇ _ਹਨ।੫੧੯। 

ਉਥੇ __ਗੋਪੀਆਂ ਨਾਲ ਰਲ ਕੇ ਅਤੇ ਮਨ ਵਿਚ ਬਹੁਤ ਪ੍ਰੇਮ ਕਰ ਕੇ ਸ੍ਰੀ ਕ੍ਰਿਸ਼ਨ 
ਗਾਉਂਦੇ _ਹਨ। ਪੰਛੀਆਂ ਸਮੇਤ _ਉਸ ਜਗ੍ਹਾ ਦੇ ਰਹਿਣ ਵਾਲੇ ਖੁਸ਼ ਹੋ _ ਰਹੇ ਹਨ, ਇਸ ਤਰ੍ਹਾਂ 
ਸ੍ਰੀ ਕ੍ਰਿਸ਼ਨ ਗੋਪੀਆਂ ਨੂੰ _ਰਿਝਾ ਰਹੇ _ਹਨ। ਜਿਸ ਨੂੰ ਕਿਤਨੇ ਹੀ ਗਣ, _ਗੰਧਰਬ ਅਤੇ _ਕਿੰਨਰ 
ਖੋਜ ਰਹੇ ਹਨ, ਪਰ (ਉਸ ਦਾ) ਬਿਲਕੁਲ ਭੇਦ ਨਹੀਂ ਪਾ ਰਹੇ। ਉਹ ਕ੍ਰਿਸ਼ਨ ਜੀ ਉਥੇ 
ਗਾਉਂਦੇ ਹਨ, _(ਉਸ ਮਨਮੋਹਕ _ਸੁਰ ਨੂੰ ਸੁਣ ਕੇ) _ਹਿਰਨੀਆਂ ਨੂੰ ਛਡ ਕੇ ਹਿਰਨ ਚਲੇ 


ਆ ਰਹੇ _ਹਨ।੫੨0। 
(ਸਹੀ ਕ੍ਰਿਸ਼ਨ) ਸਾਰੰਗ, ਸ਼ੁੱਧ _ਮਲ੍ਹਾਰ, _ਬਿਭਾਸ, ਬਿਲਾਵਲ ਅਤੇ ਫਿਰ ਗਉੜੀ (ਆਦਿ 


ਨੂੰ ਹੋ 
ਨੂੰ ਸੁਣ ਕੇ ਹਿਰਨ ਵੀ ਹਿਰਨੀਆਂ ਨੂੰ ਲੈ ਕੇ, ਜੰਗਲ ਛਡ ਕੇ ਭਜੀ ਆ ਰਹੇ ਹਨ। ੫੨੧ 


੧੭੮ 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਨਚੈ ਇਕ ਗਾਵਤ ਗੀਤ _ਬਜਾਵਤ _ਤਾਲ _ਦਿਖਾਵਤ _ਭਾਵਨ। 
ਰਾਸ ਬਿਖੈ ਅਤਿ ਹੀ ਰਸ ਸੋ ਸੁ ਰਿਝਾਵਨ ਕਾਜ ਸਭੈ ਮਨ ਭਾਵਨਿ। 
ਚਾਦਨੀ ਸੁੰਦਰ ਰਾਤਿ ਬਿਖੈ ਕਬਿ ਸ੍ਯਾਮ ਕਹੈ ਸੁ ਬਿਥੈ ਰੁਤ ਸਾਵਨ। 
ਗ੍ਰਾਰਨਿਯਾ ਤਜਿ ਕੈ ਪੁਰ ਕੋ ਮਿਲਿ ਖੇਲਿ ਕਰੈ ਰਸ ਨੀਕਨਿ ਠਾਵਨ। ੫੨੨। 


ਸੁੰਦਰ ਠਉਰ ਬਿਖੈ ਕਬਿ ਸ੍ਯਾਮ ਕਹੈ ਮਿਲਿ ਗ੍ਰਾਰਿਨ ਖੇਲ ਕਰਿਯੋ_ਹੈ। 
ਮਾਨਹੁ ਆਪ ਹੀ ਤੇ ਬੁਹਮਾ ਸੁਰ ਮੰਡਲ ਸੁਧਿ ਬਨਾਇ ਧਰਿਯੋ_ਹੈ। 

ਜਾ ਪਿਖ ਕੇ ਖਗ ਰੀਝ ਰਹੈ ਮ੍ਰਿਗ ਤਿਆਗ ਤਿਸੈ ਨਹੀ ਚਾਰੋਂ ਚਰਿਯੋ_ਹੈ। 
ਅਉਰ ਕੀ ਬਾਤ ਕਹਾ ਕਹੀਯੇ ਜਿਹ ਕੇ ਪਿਖਏ ਭਗਵਾਨ ਛਰਿਯੋ _ਹੈ। ੫੨੩। 


ਇਤ ਤੇ ਨੰਦਲਾਲ ਸਖਾ ਲੀਏ _ਸੈਗਿ ਉਤੈ ਫੁਨਿ ਗ੍ਰਾਰਿਨ ਜੂਥ ਸਬੈ। 
ਬਹਸਾ_ਬਹਸੀ ਤਹ _ਹੋਨ ਲਗੀ ਰਸ ਬਾਤਨ ਸੋ ਕਬਿ ਸਯਾਮ ਤਬੈ। 
ਜਿਹ ਕੋ ਬ੍ਰਹਮਾ ਨਹੀ ਅੰਤ ਲਖੈ ਨਹ ਨਾਰਦ _ਪਾਵਤ ਜਾਹਿ ਛਬੈ। 
ਮ੍ਰਿਗ ਜਿਉ ਮਿਿਗਨੀ ਮਹਿ ਰਾਜਤ ਹੈ ਹਰਿ ਤਿਉ ਗਨ ਗ੍ਰਾਰਿਨ ਬੀਚ ਫਬੈ। ੫੨੪। 


ਨੰਦ ਲਾਲ _ਲਲਾ ਇਤ _ਗਾਵਤ ਹੈ ਉਤ ਤੇ ਸਭ _ਗ੍ਰਾਰਨਿਯਾ ਮਿਲਿ ਗਾਵੈ। 
ਫਾਗੁਨ ਕੀ ਰੁਤਿ ਉਪਰਿ ਆਬਨ ਮਾਨਹੁ _ਕੋਕਿਲਕਾ ਕੁਕਹਾਵੈ। 
ਤੀਰ ਨਦੀ ਸੋਊ ਗਾਵਤ ਗੀਤ ਜੋਊ ਉਨ ਕੇ ਮਨ ਭੀਤਰ ਭਾਵੈ। 
ਨੈਨ ਨਛਤ੍ਰ _ਪਸਾਰਿ ਪਿਥੈ ਸੁਰ ਦੇਵ ਬਧੂ ਮਿਲਿ ਦੇਖਨਿ ਆਵੈ। ੫੨੫। 


ਮੰਡਲ ਰਾਸ ਬਚਿਤ੍ਰ ਮਹਾ ਸਮ ਜੇ ਹਰਿ ਕੀ ਭਗਵਾਨ ਰਚਿਯੋ _ਹੈ। 

ਤਾਹੀ ਕੇ ਬੀਚ ਕਹੈ ਕਥਿ ਇਉ ਰਸ ਕੰਚਨ ਕੀ ਸਮਤੁਲਿ ਮਚਿਯੋ_ਹੈ। 
ਤਾ ਸੀ ਬਨਾਇਬੇ ਕੋ ਬ੍ਰਹਮਾ ਨ ਬਨੀ ਕਰਿ ਕੈ ਜੁਗ ਕੋਟਿ ਪਚਿਯੋ _ਹੈ। 
ਕੰਚਨ ਕੇ ਤਨਿ ਗੋਪਨਿ ਕੋ ਤਿਹ ਮਧਿ ਮਨੀ ਮਨ ਤੁਲਿ ਗਚਿਯੋ ਹੈ। ੫੨੬। 


ਜਲ ਮੈ ਸਫਰੀ ਜਿਮ ਕੇਲ ਕਰੈ ਤਿਮ ਗ੍ਰਾਰਨਿਯਾ ਹਰਿ ਕੇ ਸੈਗਿ ਡੋਲੈ। 
ਜਿਉਂ ਜਨ ਫਾਗ ਕੋ ਖੇਲਤ ਹੈ ਤਿਹ ਭਾਤਿ ਹੀ ਕਾਨ੍ਹ ਕੇ ਸਾਥ ਕਲੋਲੈ। 
ਕੋਕਿਲਕਾ ਜਿਮ _ਬੋਲਤ ਹੈ ਤਿਮ ਗਾਵਤ ਤਾ ਕੀ ਬਰਾਬਰ ਬੋਲੈ। 

ਸ੍ਯਾਮ ਕਹੈ ਸਭ ਗ੍ਰਾਰਨਿਯਾ ਇਹ _ਭਾਤਨ ਸੋ_ਰਸ_ਕਾਨ੍ਹਿ ਨਿਚੋਲੈ। ੫੨੭। 


ਰਸ ਕੀ ਚਰਚਾ ਤਿਨ ਸੋ ਭਗਵਾਨ ਕਰੀ ਹਿਤ ਸੋਨ ਕਛੂ ਕਮ ਕੈ। 
ਇਹ ਭਾਤਿ ਕਹਿਯੋ ਕਬਿ ਸ੍ਯਾਮ ਕਹੈ ਤੁਮਰੇ ਮਾਹਿ ਖੇਲ ਬਨਿਓ ਹਮ ਕੈ। 


ਕ੍ਰਿਸਨਾਵਤਾਰ ੧੭੯ 


(ਕੋਈ) ਇਕ ਗੋਪੀ ਨਚਦੀ ਹੈ, ਇਕ _ਗੀਤ ਗਾਉਂਦੀ ਹੈ ਅਤੇ ਇਕ ਤਾੜੀ _ਮਾਰ 
ਕੇ ਹਾਵ-ਭਾਵ _ਵਿਖਾਉਂਦੀ ਹੈ। _ਰਾਸ _ਵਿਚ ਅਤਿ ਅਧਿਕ (ਪ੍ਰੇਮ) ਰਸ _ਨਾਲ ਸਾਰੀਆਂ 
ਕ੍ਰਿਸ਼ਨ (ਮਨ _ਭਾਵਨ”) ਨੂੰ ਖੁਸ਼ ਕਰਨ (ਵਿਚ ਲਗੀਆਂ _ਹਨ)। ਕਵੀ ਸ਼ਿਆਮ ਕਹਿੰਦੇ ਹਨ, 


ਸਾਵਨ ਦੀ ਰੁਤ ਦੀ ਸੁੰਦਰ ਚਾਂਦਨੀ ਰਾਤ ਵਿਚ _ਗੋਪੀਆਂ ਨਗਰ ਨੂੰ ਛਡ ਕੇ ਅਤੇ (ਆਪਸ 
ਵਿਚ) ਮਿਲ ਕੇ ਉਸ ਸੁੰਦਰ ਸਥਾਨ ਉਤੇ (ਪ੍ਰੇਮ) ਰਸ ਦੀ ਖੇਡ _ਖੇਡਦੀਆਂ _ਹਨ।੫੨੨। 


ਕਵੀ _ਸ਼ਿਆਮ _ ਕਹਿੰਦੇ ਹਨ, _(ਉਸ) ਸੁੰਦਰ ਸਥਾਨ _ਵਿਚ _ ਸਾਰੀਆਂ _ਗੋਪੀਆਂ ਨੇ 
ਮਿਲ ਕੇ ਖੇਡ ਖੇਡੀ ਹੈ। (ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਖ਼ੁਦ ਦੇਵ-ਮੰਡਲ 
ਚੰਗੀ ਤਰ੍ਹਾਂ ਬਣਾ ਕੇ ਧਰਿਆ ਹੈ। ਜਿਸ ਨੂੰ ਵੇਖ ਕੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾਂ 
ਨੇ(ਚਾਰੇ ਨੂੰ) ਤਿਆਗ ਕੇ ਫਿਰ ਉਸ ਨੂੰ ਨਹੀਂ ਚਰਿਆ ਹੈ। ਹੋਰਾਂ ਦੀ ਗੱਲ ਕੀ ਕਰੀਏ, 
ਜਿਸ (ਰਾਸ) ਨੂੰ ਵੇਖ ਕੇ (ਖੁਦ) ਕ੍ਰਿਸ਼ਨ ਵੀ _ਛਲਿਆ ਗਿਆ ਹੈ।੫੨੩। 


ਇਧਰੋਂ ਕ੍ਰਿਸ਼ਨ ਆਪਣੇ ਮਿਤਰਾਂ ਨੂੰ (ਆਪਣੇ) ਨਾਲ (ਲੈ ਕੇ ਆ ਗਏ) ਅਤੇ ਉਧਰੋਂ 
ਸਾਰੀਆਂ _ਗੋਪੀਆਂ _ਦੀ ਟੋਲੀ (ਬਾਹਰ ਨੂੰ ਨਿਕਲ ਆਈ)। _ਕਵੀ ਸ਼ਿਆਮ _(ਕਹਿੰਦੇ ਹਨ), 
ਤਦ ਉਥੇ _(ਪ੍ਰੇਮ) ਰਸ ਦੀਆਂ (ਆਪਸੀ) _ਗੱਲਾਂ _ਹੋਣ _ਲਗੀਆਂ। ਜਿਸ _ਦਾ ਅੰਤ ਬੂਹਮਾ 
ਨਹੀਂ ਜਾਣ ਸਕਿਆ ਅਤੇ ਜਿਸ ਦੀ _ਛਬੀ ਨਾਰਦ ਨਹੀਂ ਪਾ ਸਕਿਆ, (ਉਹ) ਸੀ ਕ੍ਰਿਸ਼ਨ 
ਗੋਪੀਆਂ ਦੀ ਟੋਲੀ ਵਿਚ ਉਸ ਤਰ੍ਹਾਂ ਫਬ ਰਿਹਾ ਹੈ ਜਿਵੇਂ ਹਿਰਨੀਆਂ ਵਿਚ ਹਿਰਨ ਸ਼ੋਭਦਾ 
ਹੰ।੫੨੪। 

ਇਧਰੋਂ ਸ੍ਰੀ ਕ੍ਰਿਸ਼ਨ (ਸਾਥੀਆਂ ਨਾਲ ਮਿਲ ਕੇ) ਗਾਉਂਦੇ ਹਨ ਅਤੇ ਉਧਰੋਂ ਸਾਰੀਆਂ 
ਗੋਪੀਆਂ ਮਿਲ _ਕੇ ਗਾਉਂਦੀਆਂ _ਹਨ। _ (ਇੰਜ _ਪੁਤੀਤ ਹੁੰਦਾ ਹੈ) ਮਾਨੋ _ਫਗਣ ਦੀ _ਰੁਤ 
ਵਿਚ ਅੰਬਾਂ ਦੇ ਬ੍ਰਿਛਾਂ ਉਤੇ ਕੋਇਲ ਕੂਕ ਰਹੀ ਹੋਵੇ। ਨਦੀ ਦੇ ਕੰਢੇ ਉਹੀ ਗੀਤ ਗਾਉਂਦੇ 
ਹਨ, ਜੋ ਉਨ੍ਹਾਂ ਦੇ ਮਨ ਨੂੰ ਚੰਗੇ ਲਗਦੇ _ਹਨ। ਤਾਰੇ ਅਤੇ ਦੇਵਤੇ ਅੱਖਾਂ ਪਸਾਰ ਕੇ ਵੇਖਦੇ 
ਹਨ _ ਅਤੇ ਦੇਵਤਿਆਂ ਦੀਆਂ _ ਨਾਰੀਆਂ _ਵੀ ਇਕੱਠੀਆਂ _ਹੋ__ਕੇ _ਵੇਖਣ ਲਈ _ ਆਉਂਦੀਆਂ 
ਹਨ।੫੨੫। 

ਵਿਸ਼ਣੂ ਦੇ _ਸਮਾਨ ਸ੍ਰੀ ਕ੍ਰਿਸ਼ਨ ਨੇ _ਬਹੁਤ _ਹੀ ਵੱਡਾ _“ਰਾਸ-ਮੰਡਲ” ਰਚਿਆ _ਹੈ। 
ਕਵੀ (ਕਹਿੰਦੇ ਹਨ), ਉਸ (ਮੰਡਲ) ਵਿਚ ਸੋਨੇ ਦੇ ਤੁਲ (ਪ੍ਰੇਮ) ਰਸ ਮਚਿਆ ਹੋਇਆ 
ਹੈ। ਉਸ ਵਰਗੀ _ਬਨਾਵਟ _ਬੂਹਮਾ ਤੋਂ _ਨ ਬਣ ਸਕੀ, (ਭਾਵੇਂ) ਉਹ _ਕਰੌੜਾਂ ਵਰ੍ਹੇ (ਯਤਨ 
ਕਰ ਕੇ) ਥਕ ਗਿਆ ਹੈ। (ਇੰਜ ਪੁਤੀਤ ਹੁੰਦਾ ਹੈ) ਮਾਨੋ _ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ 
ਵਿਚਲੇ ਮਨਾਂ _ਵਿਚ _(ਸ੍ਹੀ ਕ੍ਰਿਸ਼ਨ) _ਮਣੀ ਵਾਂਗ _ਜੜ੍ਹਿਆ _ਹੋਇਆ _ਹੈ।੫੨੬। 

ਜਿਸ ਤਰ੍ਹਾਂ ਮੱਛੀ ਜਲ _ਵਿਚ ਕੇਲ ਕਰਦੀ ਹੈ, ਉਸੇ _ਤਰ੍ਹਾਂ _ਗੋਪੀਆਂ ਸ੍ਰੀ ਕ੍ਰਿਸ਼ਨ 
ਨਾਲ _ਡੋਲਦੀਆਂ ਫਿਰਦੀਆਂ _ਹਨ। ਜਿਵੇਂ ਲੋਕੀਂ _ਹੋਲੀ ਖੇਡਦੇ ਹਨ, _ਉਸੇ ਤਰ੍ਹਾਂ _(ਗੋਪੀਆਂ) 
ਕ੍ਰਿਸ਼ਨ _ਨਾਲ _ ਕਲੋਲ _ ਕਰਦੀਆਂ _ਹਨ। _ ਜਿਵੇ _ਕੋਇਲਾਂ _ਬੋਲਦੀਆਂ _ਹਨ, _ਉਸੇ _ ਤਰ੍ਹਾਂ 
ਬੋਲਦੀਆਂ _ ਹੋਈਆਂ _ (ਗੋਪੀਆਂ) _ਗੀਤ _ ਗਾਉਂਦੀਆਂ _ਹਨ। _ (ਕਵੀ) _ਸ਼ਿਆਮ _ ਕਹਿੰਦੇ _ਹਨ, 
ਇਸ ਤਰ੍ਹਾਂ ਸਾਰੀਆਂ _ਗੋਪੀਆਂ ਸ੍ਰੀ ਕ੍ਰਿਸ਼ਨ ਦਾ (ਪ੍ਰੇਮ) ਰਸ _ਨਿਚੋੜਦੀਆਂ _ਹਨ (ਅਰਥਾਤ 
ਮਾਣਦੀਆਂ _ਹਨ)।੫੨੭। 

ਸੀ ਕ੍ਰਿਸ਼ਨ ਨੇ ਉਨ੍ਹਾਂ ਨਾਲ (ਪ੍ਰੇਮ) ਰਸ ਦੀ ਚਰਚਾ ਕੀਤੀ ਹੈ, ਉਹ ਪ੍ਰੇਮ ਕੁਝ ਘਟ 
ਨਹੀਂ_ਹੈ। ਕਵੀ ਸ਼ਿਆਮ ਕਹਿੰਦੇ ਹਨ, (ਕ੍ਰਿਸ਼ਨ ਨੇ _ਗੋਪੀਆਂ ਨੂੰ ਕਿਹਾ --) ਤੁਹਾਡੇ ਨਾਲ 


੧੮0 


ਸੀ _ਦਸਮ-ਗ੍ਰੰਥ _ਸਾਹਿਬ 


ਕਹਿ ਕੈ ਇਹ ਬਾਤ ਦੀਯੋ ਹਸਿ ਕੈ ਸੁ ਪੁਭਾ ਸੁਭ ਦੰਤਨ ਯੌ ਦਮਕੈ। 
ਜਨੁ ਦਿਉਸ ਭਲੇ ਰੁਤਿ ਸਾਵਨ ਕੀ ਅਤਿ ਅਭੂਨ ਮੈ ਚਪਲਾ _ਚਮਕੈ। ੫੨੮। 


ਐਹੋ _ਲਲਾ ਨੰਦ _ਲਾਲ ਕਹੈ _ਸਭ _ਗ੍ਰਾਰਨਿਯਾ ਅਤਿ ਮੈਨ ਭਰੀ। 
ਹਮਰੇ ਸੰਗ ਆਵਹੁ ਖੋਲ ਕਰੋ ਨ ਕਛੂ ਮਨ ਭੀਤਰ ਸੰਕ ਕਰੀ। 
ਨੈਨ ਨਚਾਇ ਕਛੂ ਮੁਸਕਾਇ ਕੈ ਭਉਹ ਦੁਊ ਕਰਿ ਟੇਢਿ ਧਰੀ। 
ਮਨ ਯੋ ਉਪਜੀ ਉਪਮਾ ਰਸ ਕੀ ਮਨੋ ਕਾਨ੍ਹ ਕੇ _ਕੰਠਹਿ ਫਾਸਿ ਡਰੀ। ੫੨੯। 


ਖੇਲਤ ਗ੍ਰਾਰਿਨ ਮਧਿ ਸੋਊ ਕਬਿ ਸ੍ਯਾਮ ਕਹੈ ਹਰਿ ਜੂ ਛਬਿ ਵਾਰੋ। 

ਖੇਲਤ ਹੈ ਸੋਊ ਮੈਨ ਭਰੀ ਇਨ ਹੂੰ ਪਰ ਮਾਨਹੁ ਚੇਟਕ ਡਾਰੋ। 

ਤੀਰ ਨਦੀ ਬ੍ਰਿਜ ਭੂਮਿ ਬਿਖੈ ਅਤਿ ਹੋਤ ਹੈ ਸੁੰਦਰ ਭਾਤਿ ਅਖਾਰੋ। 

ਰੀਝ ਰਹੈ ਪ੍ਰਿਥਮੀ ਕੇ ਸਭੈ ਜਨ ਰੀਝ _ਰਹਿਯੋ ਸੁਰ ਮੰਡਲ ਸਾਰੋ। ੫੩0। 


ਗਾਵਤ ਏਕ _ਨਚੈ ਇਕ ਗ੍ਰਾਰਨਿ ਤਾਰਿਨ ਕਿੰਕਨ ਕੀ ਧੁਨਿ ਬਾਜੈ। 

ਜਿਉ ਮ੍ਰਿਗ ਰਾਜਤ ਬੀਚ ਮ੍ਰਿਗੀ ਹਰਿ ਤਿਉ ਗਨ ਗ੍ਰਾਰਿਨ ਬੀਚ ਬਿਰਾਜੈ। 
ਨਾਚਤ ਸੋਊ ਮਹਾ ਹਿਤ ਸੋ ਕਬਿ ਸ੍ਯਾਮ ਪ੍ਰਭਾ ਤਿਨ ਕੀ ਇਮ ਛਾਜੈ। 
ਗਾਇਬ ਪੇਖਿ ਰਿਸੈ ਗਨ ਗੰਧ੍ਬ ਨਾਚਬ ਦੇਖਿ ਬਧੂ ਸੁਰ ਲਾਜੈ। ੫੩੧। 


ਰਸ ਕਾਰਨ ਕੋ ਭਗਵਾਨ ਤਹਾ ਕਬਿ ਸਯਾਮ ਕਹੈ ਰਸ ਖੇਲ ਕਰਿਯੋ। 
ਮਨ ਯੋ ਉਪਜੀ ਉਪਮਾ ਹਰਿ ਜੂ ਇਨ ਪੈ ਜਨੁ ਚੇਟਕ ਮੰਤ੍ਰ _ਡਰਿਯੋ। 
ਪਿਖ ਕੈ ਜਿਹ ਕੋ ਸੁਰ ਅਛੂਨ ਕੇ ਗਿਰਿ ਬੀਚ ਲਜਾਇ ਬਪੈ ਸੁ ਧਰਿਯੋ। 
ਗੁਪੀਆ ਸੰਗਿ ਕਾਨ੍ਹ ਕੇ ਡੋਲਤ ਹੈ ਇਨ ਕੋ ਮਨੂਆ ਜਬ ਕਾਨ੍ਹ ਹਰਿਯੋ। ੫੩੨। 


ਸ੍ਯਾਮ ਕਹੈ ਸਭ ਹੀ ਗੁਪੀਆ ਹਰਿ ਕੇ ਸੰਗਿ ਡੋਲਤ ਹੈ ਸਭ ਹੂਈਆ। 
ਗਾਵਤ ਏਕ ਫਿਰੈ ਇਕ ਨਾਚਤ ਏਕ ਫਿਰੈ ਰਸ ਰੰਗ ਅਕੂਈਆ। 

ਏਕ ਕਹੈ ਭਗਵਾਨ ਹਰੀ ਇਕ ਲੈ ਹਰਿ ਨਾਮੁ ਪਰੈ ਗਿਰਿ ਭੂਈਆ। 

ਯੌ ਉਪਜੀ ਉਪਮਾ _ਪਿਖਿ ਚੁੰਮਕ ਲਾਗੀ ਫਿਰੈ ਤਿਹ ਕੇ ਸੰਗ ਸੂਈਆ। ੫੩੩। 


ਕ੍ਰਿਸਨਾਵਤਾਰ ੧੮੧ 


ਖੁੱਬ _ਫਬੀ ਹੈ (ਅਰਥਾਤ ਜਮੀ ਹੈ)। ਇਹ ਗੱਲ ਕਹਿ ਕੇ ( 


ਦੀ ਸੁੰਦਰ ਸ਼ੋਭਾ ਇੰਜ ਚਮਕਣ _ਲਗੀ, ਮਾਨੋ ਸਾਵਨ _ਦੀ ਰੁਤ 


ਦੰਦਾਂ 
ਵਿਚ ਕਾਲੇ _ਬਦਲਾਂ _ਵਿਚ _ ਬਿਜਲੀ ਚਮਕ _ਰਹੀ _ਹੋਵੇ।੫੨੮। 


ਓਇ ਨੰਦ ਲਾਲ! ਆਓ ਅਤੇ ਸਾਡੇ ਨਾਲ ਕੇਲ ਕਰੋ ਅਤੇ ਮਨ ਵਿਚ ਕਿਸੇ ਪ੍ਰਕਾਰ ਦਾ 
ਕੁਝ ਸ਼ੰਕਾ ਨ _ਕਰੋਂ। ਨੈਣਾਂ ਨੂੰ _ਮਟਕਾ ਕੇ _ਅਤੇ _ਕੁਝ ਮੁਸਕਰਾ ਕੇ ਅਤੇ ਦੋਹਾਂ _ਭੌਆਂ ਨੂੰ 
ਟੇਢਾ ਕਰ ਕੇ (ਕ੍ਰਿਸ਼ਨ ਵਲ ਇੰਜ ਵੇਖਿਆ ਜਿਸ ਦੀ ਉਪਮਾ ਕਵੀ ਦੇ) ਮਨ ਵਿਚ ਇਸ 
ਤਰ੍ਹਾਂ ਦੀ ਪੈਦਾ ਹੋਈ ਮਾਨੋ _(ਗੋਪੀਆਂ ਨੇ) ਕ੍ਰਿਸ਼ਨ ਦੇ ਗਲੇ ਵਿਚ (ਪ੍ਰੇਮ) ਰਸ ਦੀ ਫਾਹੀ 


ਕਰ ਰਹੇਂ ਹਨ _ ਅਤੇ _(ਨਚਣ ਦੇ ਢੰਗ) 
ਸ਼ਰਮਿੰਦੀਆਂ _ਹੋ ਰਹੀਆਂ _ ਹਨ।੫੩੧। 

ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰਸ ਲੈਣ ਲਈ ਸ੍ਰੀ ਕ੍ਰਿਸ਼ਨ ਨੇ (ਪ੍ਰੇਮ) ਰਸ 
ਦੀ ਖੇਡ ਰਚਾਈ ਹੈ। (ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਬਾਰੇ) ਇਸ ਤਰ੍ਹਾਂ ਦੀ _ਉਪਮਾ 
ਪੈਦਾ ਹੋਈ ਹੈ, ਮਾਨੋ ਸ੍ਰੀ ਕ੍ਰਿਸ਼ਨ ਨੇ ਇਨ੍ਹਾਂ _(ਗੋਪੀਆਂ) ਉਤੇ ਮੋਹਿਤ ਕਰਨ ਦਾ ਕੋਈ ਟੂਣਾ 
ਕਰ ਦਿੱਤਾ ਹੋਵੇ। ਜਿਸ _(ਰਾਸ) ਨੂੰ ਵੇਖ ਕੇ ਦੇਵਤਿਆਂ ਨੇ _ਅਪਛੱਰਾਵਾਂ ਨੂੰ ਪਰਬਤ _ਦੀਆਂ 
ਗੁਫਾਵਾਂ ਵਿਚ ਲੁਕਾ ਦਿੱਤਾ ਹੈ (ਕਿਤੇ ਇਹ ਵੀ _ਰਾਸ-ਮੰਡਲ ਵਲ ਨ ਤੁਰ ਜਾਣ)। ਜਦ 
ਦਾ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਦਾ ਮਨ ਚੁਰਾ ਲਿਆ ਹੈ ਤਦ ਦੀਆਂ ਇਹ ਉਸ ਨਾਲ 
ਡੋਲਦੀਆਂ ਫਿਰਦੀਆਂ _ਹਨ।੫੩੨। 

(ਕਵੀ) ਸ਼ਿਆਮ ਕਹਿੰਦੇ ਹਨ, ਸਾਰੀਆਂ _ਗੋਪੀਆਂ ਕ੍ਰਿਸ਼ਨ ਦੀਆਂ ਹੋ ਕੇ ਉਸ ਨਾਲ 
ਡੋਲਦੀਆਂ _ ਫਿਰਦੀਆਂ _ਹਨ। _ (ਕੋਈ) ਇਕ _ਗਾਉਂਦੀ ਫਿਰਦੀ ਹੈ, ਇਕ _ਨਚਦੀ _ਫਿਰਦੀ 
ਹੈ ਅਤੇ ਇਕ (ਪ੍ਰੇਮ) ਰਸ ਵਿਚ ਰੰਗੀਆਂ ਮੋਨ (ਹੋਂ ਗਈਆਂ _ਹਨ)। ਇਕ ਕਹਿੰਦੀਆਂ ਹਨ 
ਕਿ ਕ੍ਰਿਸ਼ਨ ਭਗਵਾਨ ਦਾ ਰੂਪ ਹਨ, ਇਕ ਹਰਿ ਨਾਮ ਲੈ ਕੇ ਧਰਤੀ ਉਤੇ ਡਿਗ ਪੈਂਦੀਆਂ 
ਹਨ। (ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ (ਮਾਨੋ) ਚੁੰਬਕ ਨੂੰ ਵੇਖ 
ਕੇ _ਉਸ ਨਾਲ ਸੂਈਆਂ _ ਲਗੀਆਂ _ ਫਿਰਦੀਆਂ _ ਹੋਣ।੫੩੩। 


ਸੀ _ਦਸਮ-ਗ੍ਰੰਥ _ਸਾਹਿਬ 


ਸੰਗ ਗ੍ਰਾਰਿਨ ਕਾਨ੍ਹ ਕਹੀ ਹਸਿ ਕੈ ਕਬਿ ਸ੍ਯਾਮ ਕਹੈ ਅਧ ਰਾਤਿ ਸਮੈ। 
ਹਮ ਹੂੰ ਤੁਮ ਹੂੰ ਤਜਿ ਕੈ ਸਭ ਖੇਲ ਸਭੈ ਮਿਲ ਕੈ ਹਮ ਧਾਮਿ ਰਮੈ। 

ਹਰਿ ਆਇਸੁ ਮਾਨਿ ਚਲੀ ਗ੍ਰਿਹ ਕੋ ਸਭ ਗ੍ਰਾਰਨੀਯਾ ਕਰਿ ਦੂਰ ਗਮੈ। 
ਅਬ ਜਾਇ ਟਿਕੈ ਸਭ ਆਸਨ ਮੈ ਕਰਿ ਕੈ ਸਭ ਪ੍ਰਾਤ ਕੀ ਨੇਹ ਤਮੈ। ੫੩੪। 


ਹਰਿ ਸੋ ਅਰੁ ਗੋਪਿਨ ਸੈਗਿ ਕਿਧੋ ਕਬਿ ਸ੍ਯਾਮ ਕਹੈ ਅਤਿ ਖੇਲ ਭਯੋ ਹੈ। 
ਲੈ ਹਰਿ ਜੀ ਤਿਨ ਕੋ ਸੰਗ ਆਪਨ ਤਿਆਗ ਕੈ ਖੇਲ ਕੋ _ਧਾਮਿ ਅਯੋ ਹੈ। 
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨਿ ਚੀਨ ਲਯੋ_ਹੈ। 

ਕਾਗਜੀਏ ਰਸ ਕੋ ਅਤਿ ਹੀ ਸੁ ਮਨੋ ਗਨਤੀ ਕਰਿ ਜੋਰੁ ਦਯੋ _ਹੈ। ੫੩੫। 


ਅਥ ਕਰਿ ਪਕਰ _ਖੇਲਬੋ _ਕਥਨੰ। ਰਾਸ ਮੰਡਲ 
ਸ਼ਵੰਯਾ 
ਪ੍ਰਾਤ ਭਏ ਹਰਿ ਜੂ ਤਜਿ ਕੈ ਗ੍ਰਿਹਿ ਧਾਇ ਗਏ ਉਠਿ ਠਉਰ ਕਹਾ ਕੋ। 
ਫੂਲ ਰਹੇ ਜਿਹਿ ਫੂਲ ਭਲੀ ਬਿਧਿ ਤੀਰ ਬਹੈ ਜਮੁਨਾ ਸੋ ਤਹਾ ਕੋ। 
ਖੇਲਤ ਹੈ ਸੋਊ ਭਾਤਿ ਭਲੀ ਕਬਿ ਸ੍ਯਾਮ ਕਹੈ ਕਛੁ ਤ੍ਰਾਸ ਨ ਤਾ ਕੋ। 
ਸੰਗ _ਬਜਾਵਤ ਹੈ ਮੁਰਲੀ ਸੋਊ ਗਊਅਨ ਕੇ ਮਿਸ ਗ੍ਰਾਰਨਿਯਾ ਕੋ। ੫੩੬। 


ਰਾਸ ਕਥਾ ਕਬਿ ਸ੍ਯਾਮ ਕਹੈ ਸੁਨ ਕੈ ਬ੍ਰਿਖਭਾਨੁ ਸੁਤਾ ਸੋਊ ਧਾਈ। 
ਜਾ ਮੁਖ ਸੁਧ ਨਿਸਾਪਤਿ ਸੋ ਜਿਹ ਕੇ ਤਨ ਕੰਚਨ ਸੀ ਛਬਿ ਛਾਈ। 
ਜਾ ਕੀ ਪੂਭਾ ਕਬਿ ਦੇਤ ਸਭੈ ਸੋਊ ਤਾ ਮੈ ਰਜੈ ਬਰਨੀ ਨਹਿ ਜਾਈ। 
ਸ੍ਯਾਮ ਕੀ ਸੋਭ ਸੁ _ਗੋਪਿਨ ਤੇ ਸੁਨਿ ਕੈ ਤਰੁਨੀ ਹਰਨੀ ਜਿਮ _ਧਾਈ। ੫੩੭। 


ਕਾ/ਥਤੁ 


ਸੇਤ ਧਰੇ ਸਾਰੀ _ਬ੍ਰਿਖਭਾਨੁ ਕੀ ਕੁਮਾਰੀ 

ਜਸ ਹੀ ਕੀ ਮਨੋ ਬਾਰੀ ਐਸੀ ਰਚੀ ਹੈ ਨ ਕੋ ਦਈ। 
ਰੰਭਾ _ਉਰਬਸੀ ਅਉਰ ਸਚੀ ਸੁ _ਮਦੋਦਰੀ 

ਪੈ ਐਸੀ ਪ੍ਰਭਾ ਕਾਕੀ ਜਗ ਬੀਚ ਨ ਕਛੂ ਭਈ। 
ਮੋਤਿਨ ਕੇ ਹਾਰ ਗਰੇ ਡਾਰਿ ਰੁਚਿ ਸੋ ਸੁਧਾਰ 

ਕਾਨ੍ਹ ਜੂ ਧੈ ਚਲੀ ਕਬਿ ਸ੍ਯਾਮ ਰਸ ਕੇ ਲਈ। 
ਸੇਤੈ ਸਾਜ ਸਾਜਿ ਚਲੀ ਸਾਵਰੇ ਕੀ ਪ੍ਰੀਤਿ ਕਾਜ 
ਚਾਦਨੀ ਮੈ ਰਾਧਾ ਮਾਨੋ ਚਾਦਨੀ ਸੀ ਹ੍ਰੈ _ਗਈ। ੫੩੮। 


ਕ੍ਰਿਸਨਾਵਤਾਰ ੧੮੩ 


ਰਾਤ ਵੇਲੇ ਸ੍ਰੀ ਕ੍ਰਿਸ 
ਹੋਇਆਂ (ਇਹ) ਗੱਲ ਕਹੀ-- ਅਸੀਂ ਤੇ ਤੁਸੀਂ ਸਾਰੀ ਖੇਡ ਨੂੰ ਛਡ ਕੇ, 
ਲੂ ਦੀ -ਚਲੀਇ .ਲਹ ਰਨ (ਗਜ - (4੨ ਹੀ 


ਦੀ ਪ੍ੰਮ (ਕ੍ੀੜਾ) ਦੇ ਲਾਲਚ _ਕਰ ਕੇ ਬਿਸਤਰਿਆਂ _ਉਤੋ ਟਿਕ _ਗਈਆਂ।੫੩੪। 


ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਨਾਲ _ਗੋਪੀਆਂ ਦੀ ਟੋਲੀ ਵਿਚ ਬਹੁਤ (ਪ੍ਰੇਮ 
ਦੀ) ਖੇਡ ਹੋਈ ਹੈ। ਸ੍ਰੀ ਕ੍ਰਿਸ਼ਨ ਉਨ੍ਹਾਂ _(ਗੋਪੀਆਂ ਨੂੰ) ਆਪਣੇ ਨਾਲ ਲੈ ਕੇ ਅਤੇ ਖੇਡ ਨੂੰ 


ਮਨ ਵਿਚ ਵਿਚਾਰ ਲਿਆ _ਹੈ। (ਇੰਜ ਪੁਤੀਤ ਹੁੰਦਾ ਹੈ) ਮਾਨੋ _ਕਾਗਜ਼ੀਏ _(ਮੁਨੀਮ) ਨੇ 


ਲਿਰ 


(ਪੇਮ) _ਰਸ _ਦੀ ਬਹੁਤ _ਵੱਡੀ _ਗਿਣਤੀ _ਕਰ ਕੇ ਜੋੜ _ਕਰ ਦਿੱਤਾ _ਹੋਵੇ।੫੩੫। 


ਹੁਣ ਹੌਥ ਪਕੜ ਕੇ ਗੋਪੀਆਂ ਦੇ ਖੇਲ ਦਾ ਵਰਣਨ। ਰਾਸ ਮੰਡਲ 


ਉਨ੍ਹਾਂਨੂੰ ਕਿਸੇ ਤਰ੍ਹਾਂ `ਦਾ ਕੋਈ ਡਰ ਨਹੀਂ ਹੈ। ਉਹ ਗਊਆਂ (ਨੂੰ ਬੁਲਾਉਣ) 
ਗੋਪੀਆਂ ਨੂੰ ਬੁਲਾਉਣ ਲਈ _ ਨਾਲ _ ਨਾਲ _ ਬੰਸਰੀ _ਵਜਾਉਂਦਾ _ਹੈ। _੫੩੬। 


ਕਵੀ ਸ਼ਿਆਮ ਕਹਿੰਦੇ ਹਨ, _ਰਾਸ-ਕਥਾ ਨੂੰ ਸੁਣ ਕੇ ਰਾਧਾ ('ਬ੍ਰਿਖਭਾਨੁ ਸੁਤਾ) ਉਥੇ 
ਭਜ ਕੇ ਆ ਗਈ। ਜਿਸ ਦਾ ਮੂੰਹ ਸੁੰਦਰ ਚੰਦੂਮਾ ਵਰਗਾ ਹੈ ਅਤੇ ਜਿਸ ਦੇ ਸ਼ਰੀਰ ਦੀ 
ਛਬੀ ਸੋਨੇ ਵਰਗੀ ਹੈ। ਉਸ ਦੀ ਸ਼ੋਭਾ ਨੂੰ ਸਾਰੇ ਕਵੀ (ਵਰਣਨ) ਕਰਦੇ ਹਨ, ਪਰ _(ਉਹ) 
ਉਸੇ 


ਨੂੰ ਸ਼ੋਭਦੀ ਹੈ, (ਉਸ ਦਾ) ਵਰਣਨ ਨਹੀਂ ਕੀਤਾ ਜਾ _ਸਕਦਾ। ਸ੍ਰੀ ਕ੍ਰਿਸ਼ਨ ਦੀ ਸ਼ੋਭਾ 


ਤੋਂ ਸੁਣ ਕੇ (ਰਾਧਾ) ਜਵਾਨ _ਹਿਰਨੀ ਵਾਂਗ ਭਜ ਕੇ ਆ ਗਈ ਹੈ। ੫੩੭। 


॥੨੧ 
ਤ੍ 


ਉਤ 
ਪਾ ਕੇ ਅਤੇ ਰੁਚੀ ਨਾਲ ਸਜਾ ਕੇ (ਪ੍ਰੇਮ) ਰਸ ਮਾਣਨ ਲਈ ਕ੍ਰਿਸ਼ਨ ਕੋਲ ਚਲੀ 
ਚਿੱਟੇ ਚਿੱਟੇ _ਸਜਾਵਟੀ ਤੌਤ੍ਹਾਂ `ਨੂੰ ਸਜਾ ਕੇ ਕ੍ਰਿਸ਼ਨ ਨਾਲ ਪ੍ਰੀਤ ਕਰਨ ਲਈ ਚਲੀ _ਹੈ। 


(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਾਂਦਨੀ _(ਰਾਤ) _ਵਿਚ _ਰਾਧਾ _ਚਾਂਦਨੀ _ਵਰਗੀ _ਹੋ__ਗਈ 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੀਲ” 
ਅੰਜਨ ਆਡਿ ਸੁਧਾਰ ਭਲੇ ਪਟ ਭੂਖਨ ਅੰਗ ਸੁ ਧਾਰ ਚਲੀ। 
ਜਨੁ ਦੂਸਰ ਚੰਦੂਕਲਾ ਪ੍ਰਗਟੀ ਜਨੁ _ਰਾਜਤ _ਕੌਜ ਕੀ ਸੇਤ _ਕਲੀ। 
ਹਰਿ ਕੇ ਪਗ ਭੇਟਨ ਕਾਜ ਚਲੀ ਕਬਿ ਸ੍ਯਾਮ ਕਹੈ ਸੰਗ ਰਾਧੇ ਅਲੀ। 
ਜਨੁ ਜੋਤਿ _ਤਰਿਯਨ ਗ੍ਰਾਰਿਨ ਤੇ ਇਹ ਚੰਦ ਕੀ ਚਾਦਨੀ ਬਾਲੀ _ਭਲੀ। ੫੩੯। 


ਸੋ ਪੁੀਤਿ ਬਢੀ ਤਿਹ ਕੀ ਮਨ ਮੈ ਅਤਿ ਹੀ ਨਹਿ ਨੈਕੁ ਘਟੀ ਹੈ। 
ਰੂਪ ਸਚੀ ਅਰੁ ਪੈ _ਰਤਿ ਤੈ ਮਨ ਤ੍ਰੀਯਨ ਤੇ ਨਹਿ ਨੈਕੁ ਲਟੀ ਹੈ। 
ਰਾਸ ਸੈ ਖੇਲਨਿ ਕਾਜ ਚਲੀ ਸਜਿ ਸਾਜਿ ਸਭੈ ਕਬਿ ਸ੍ਯਾਮ ਨਟੀ ਹੈ। 
ਸੁੰਦਰ ਗ੍ਰਾਰਿਨ ਕੈ ਘਨ ਮੈ ਮਨੋਂ ਰਾਧਿਕਾ ਚੰਦੂਕਲਾ ਪ੍ਰਗਟੀ ਹੈ। _੫੪0। 


ਬੁਹਮਾ ਪਿਖਿ ਕੈ ਜਿਹ ਰੀਝ ਰਹਿਓ ਜਿਹ ਕੋ ਦਿਖ ਕੈ ਸਿਵ ਧ੍ਯਾਨ ਛੁਟਾ ਹੈ। 
ਜਾ ਨਿਰਖੇ ਰਤਿ ਰੀਝ ਰਹੀ ਰਤਿ ਕੇ ਪਤਿ ਕੋ ਪਿਖਿ ਮਾਨ ਟੁਟਾ ਹੈ। 

ਕੋਕਿਲ ਕੰਠ ਚੁਰਾਇ ਲੀਯੋ ਜਿਨਿ ਭਾਵਨ ਕੋ ਸਭ ਭਾਵ ਲੁਟਾ ਹੈ। 

ਗ੍ਹਾਰਿਨ ਕੇ ਘਨ _ਬੀਚ _ਬਿਰਾਜਤ _ਰਾਧਿਕਾ ਮਾਨਹੁ _ਬਿਜੁ _ਛਟਾ ਹੈ। _੫੪੧। 


ਕਾਨ੍ਹ ਕੇ ਪੂਜਨ ਪਾਇ ਚਲੀ ਬ੍ਰਿਖਭਾਨੁ ਸੁਤਾ ਸਭ _ਸਾਜ _ਸਜੈ। 

ਜਿਹ ਕੋ _ਪਿਖ ਕੈ ਮਨਿ ਮੋਹਿ ਰਹੈ ਕਬਿ ਸ੍ਯਾਮ ਕਹੈ ਦੁਤਿ ਸੀਸ ਰਜੈ। 
ਜਿਨ ਅੰਗ ਪ੍ਰਭਾ ਕਬਿ ਦੇਤ ਸਭੈ ਸੋਊ ਅੰਗ ਧਰੇ _ਤ੍ਰਿਯ ਰਾਜ ਛਜੈ। 

ਜਿਹ ਕੋ ਪਿਖਿ ਕੰਦੂਪ ਰੀਝ ਰਹੈ ਜਿਹ ਕੋ ਦਿਖਿ ਚਾਦਨੀ ਚੰਦ ਲਜੈ। ੫੪੨। 


ਸਿਤ ਸੁੰਦਰੁ ਸਾਜ ਸਭੈ ਸਜਿ ਕੈ ਬ੍ਰਿਖਭਾਨ ਸੁਤਾ ਇਹ ਭਾਤਿ ਬਨੀ। 
ਮੁਖ _ਰਾਜਤ ਸੁਧ ਨਿਸਾਪਤਿ ਸੋ ਜਿਹ ਮੈ ਅਤਿ ਚਾਦਨੀ ਰੂਪ ਘਨੀ। 

ਕੋ ਕਰਿ ਰਾਧਿਕਾ ਕੋਪ ਚਲੀ ਮਨੋ ਸਾਜ ਸੋ ਸਾਜ ਕੈ ਮੈਨ ਅਨੀ। 
ਤਿਹ ਪੇਖਿ ਭਏ ਭਗਵਾਨ ਖੁਸੀ ਸੋਊ ਤ੍ਰੀਯਨ ਤੇ ਤ੍ਰਿਯ ਰਾਜ _ਗਨੀ। ੫੪੩॥। 


ਬ੍ਰਿਖਭਾਨੁ ਸੁਤਾ ਹਰਿ ਪੇਖਿ ਹਸੀ ਇਹ ਭਾਤਿ ਕਹਿਯੋ ਸੰਗ ਗ੍ਰਾਰਿਨ ਕੈ। 
ਸਮ ਦਾਰਿਮ ਦਾਤ ਨਿਕਾਸ ਕਿਧੋ ਸਮ ਚੰਦ ਮੁਖੀ ਬ੍ਰਿਜ ਬਾਰਨ ਕੈ। 


ਕ੍ਰਿਸਨਾਵਤਾਰ ੧੮੫ 


ਹੈ) ਮਾਨੋ _ਗੋਪੀਆਂ _ਤਾਰਿਆਂ ਦੀ ਜੋਤਿ ਹੋਣ 
ਵਿਚ) _ਚੰਦੂਮਾ _ਦੀ ਚਾਂਦਨੀ _ਹੋਵੇ।੫੩੯। 

ਉਸ (ਰਾਧਾ) ਦੇ ਮਨ ਵਿਚ ਕਾਨ੍ਹ ਨਾਲ ਪ੍ਰੀਤ ਬਹੁਤ ਵਧ _ਗਈ ਹੈ, ਜ਼ਰਾ ਜਿੰਨੀ 
ਵੀ ਘਟੀ ਨਹੀਂ _ਹੈ। (ਉਸ ਦਾ) ਰੂਪ ਇੰਦ੍ਰਾਣੀ ਵਰਗਾ ਹੈ ਜਾਂ _'ਰਤੀ” (ਕਾਮ ਦੀ ਇਸਤਰੀ) 
ਵਰਗਾ _ਹੈ _ਅਤੇ _ਉਸ _ਦੀ (ਰੂਪ ਸੁੰਦਰਤਾ) ਹੋਰਨਾਂ ਇਸਤਰੀਆਂ _ਦੇ _ਮਨ ਤੋਂ ਬਿਲਕੁਲ 
ਘਟੀ ਨਹੀਂ _ਹੈ। ਕਵੀ ਸ਼ਿਆਮ (ਕਹਿੰਦੇ ਹਨ), ਉਹ ਰਾਸ ਖੇਡਣ ਲਈ _ਸਜ-ਧਜ ਕੇ ਨਟੀ 
ਵਾਂਗ _ਚਲੀ _ਹੈ। _(ਇੰਜ ਪ੍ਰਤੀਤ ਹੁੰਦਾ ਹੈ), _ਮਾਨੋ ਸੁੰਦਰ _ਗੋਪੀਆਂ ਰੂਪ _ਕਾਲੇ ਬਦਲ _ਵਿਚ 
ਰਾਧਾ _ਰੂਪ _ਚੰਦੂਕਲਾ _ਪ੍ਰਗਟ _ਹੋਈ _ਹੋਵੇ।੫੪0। 


ਜਿਸ ਨੂੰ ਵੇਖ ਕੇ ਬੁਹਮਾ ਰੀਝ ਰਿਹਾ ਹੈ ਅਤੇ ਜਿਸ ਨੂੰ ਵੇਖ ਕੇ ਸ਼ਿਵ ਦਾ ਧਿਆਨ 
ਛੁਟ ਗਿਆ ਹੈ। ਜਿਸ ਨੂੰ ਵੇਖ ਕੇ 'ਰਤੀ” ਮੋਹਿਤ ਹੋ ਗਈ ਹੈ ਅਤੇ 'ਰਤੀ” ਦੇ ਪਤੀ 
(ਕਾਮਦੇਵ ਦੇ ਸੁੰਦਰ ਹੋਣ ਦਾ) ਮਾਣ ਟੁਟ ਗਿਆ ਹੈ। ਜਿਸ ਨੇ ਕੋਇਲ ਗਲੇ ਨੂੰ 


ਦੇ 
ਚੁਰਾ ਲਿਆ ਹੈ ਅਤੇ ਜਿਸ ਦੇ (ਹਾਵ-ਭਾਵ ਨੂੰ ਵੇਖ ਕੇ) ਸਾਰਿਆਂ ਭਾਵਾਂ ਦਾ ਭਾਵ ਲੁਟਿਆ 
ਗਿਆ ਹੈ। (ਇੰਜ ਲਗਦਾ ਹੈ) _ਮਾਨੋ _ਗੋਪੀਆਂ ਰੂਪ _ਕਾਲੇ _ਬਦਲ _ਵਿਚ _ਰਾਧਾ _ਬਿਜਲੀ 
ਦੀ ਚਮਕ _ ਵਾਂਗ _ਬਿਰਾਜ _ਰਹੀ _ਹੋਵੇ। _੫੪੧। 


ਰਾਧਾ _ਸਭ ਤਰ੍ਹਾਂ ਦੇ _ਸਾਜ ਸ਼ਿੰਗਾਰ ਕਰ _ਕੇ ਕ੍ਰਿਸ਼ਨ ਦੇ ਚਰਨਾਂ ਦੀ ਪੂਜਾ _ਕਰਨ 
ਲਈ ਚਲੀ _ਹੈ। ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ 
ਅਤੇ ਸੁੰਦਰਤਾ ਦੇ ਸਿਰ ਉਤੇ ਮਿਟੀ ਪੈਂਦੀ ਹੈ। ਜਿਨ੍ਹਾਂ ਦੀ ਕਵੀ ਲੋਕ ਅੰਗਾਂ ਲਈ _ਉਪਮਾ 
ਦਿੰਦੇ ਹਨ, (ਉਹ) ਸਾਰੇ ਅੰਗ ਲੈ ਕੇ ਰਾਧਾ ('ਤ੍ਰਿਯ ਰਾਜ”) ਫਬ ਰਹੀ ਹੈ। ਜਿਸ (ਦੀ 


ਖੂਬਸੂਰਤੀ ਨੂੰ) ਵੇਖ ਕੇ _ਕਾਮਦੇਵ ('ਕੰਦੂਪ') ਰੀਝਿਆ ਰਹਿੰਦਾ ਹੈ ਅਤੇ ਜਿਸ (ਦੀ ਜੋਤਿ) 


ਨੂੰ ਵੇਖ ਕੇ ਚੰਦੂਮਾ ਦੀ ਚਾਂਦਨੀ _ਵੀ _ਲਜਾਵਾਨ ਹੁੰਦੀ _ਹੈ। _੫੪੨। 


ਸਾਰੇ ਹੀ ਚਿੱਟੇ ਰੰਗ ਦੇ ਸੁੰਦਰ ਸਾਜ ਸਜਾ ਕੇ ਰਾਧਾ ਇਸ ਤਰ੍ਹਾਂ ਦੀ ਸਜ ਗਈ 
ਹੈ। ਪੂਰਨਮਾਸੀ ਦੇ ਚੰਦੂਮਾ ਵਰਗਾ (ਉਸ ਦਾ) ਮੁਖ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਵਿਚ 
ਬਹੁਤ ਵੱਡੀ ਚਾਂਦਨੀ ਪੁਗਟ ਹੋ ਰਹੀ ਹੈ। (ਪ੍ਰੇਮ) ਰਸ ਦਾ ਗੁੱਸਾ ਚੜ੍ਹਾ ਕੇ ਮਾਨੋ _ਕਾਮਦੇਵ 
ਦੀ ਸੈਨਾ ਸਾਰੀ ਸਜ-ਧਜ _ਨਾਲ _ਚਲੀ_ਹੋਵੇ। ਉਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਪੁਸੰਨ ਹੋ ਰਹੇ 
ਹਨ ਅਤੇ ਉਸ ਨੂੰ ਇਸਤਰੀਆਂ ਵਿਚੋਂ ਸਰਬ _ ਸ੍ਰੇਸ਼ਠਨ _ਗਿਣਦੇ _ਹਨ। _੫੪੩। 
ਰਾਧਾ ਨੇ ੱਪੰਆੰ ਨੂੰ /ਨੈਹਾ -- 


੭ਾਵੰਯਾ 

ਰਾਧਾ ਕ੍ਰਿਸ਼ਨ ਨੂੰ ਵੇਖ ਕੇ ਹਸ ਪਈ ਅਤੇ (ਫਿਰ) ਗੋਪੀਆਂ ਨੂੰ ਇਸ ਤਰ੍ਹਾਂ _ਕਿਹਾ- 
ਅਨਾਰ _ਦੇ ਦਾਣਿਆਂ ਵਰਗੇ ਦੰਦ ਕਢ ਕੇ ਚੰਦਰਮਾ ਵਰਗੇ ਮੁਖੜੇ _ਵਾਲੀ ਨੇ `ਬੂਜ _ਦੀਆਂ 
ਇਸਤਰੀਆਂ ਨੂੰ _ਕਿਹਾ-- ਮੇਰੀ ਸ੍ਰੀ ਕ੍ਰਿਸ਼ਨ ਨਾਲ _(ਹਾਰ _ਜਿਤ _ਦੀ) ਸ਼ਰਤ _ਲਗ _ਗਈ 


੧੮੬ 


ਸੀ _ਦਸਮ-ਗ੍ਰੰਥ _ਸਾਹਿਬ 


ਹਮ ਅਉ ਹਰਿ ਜੀ ਅਤਿ ਹੋਡ ਪਰੀ ਰਸ ਹੀ ਕੇ ਸੁ ਬੀਚ ਮਹਾ ਰਨ ਕੈ। 
ਤਜਿ ਕੇ ਸਭ ਸੈਕਿ ਨਿਸੈਕ ਭਿਰੋ ਸੰਗ ਐਸੇ ਕਹਿਯੋ _ਹਸਿ ਗ੍ਰਾਰਿਨ ਕੈ। ੫੪੪। 


ਹਸਿ ਬਾਤ ਕਹੀ ਸੰਗ ਗੋਪਿਨ ਕੇ ਕਬਿ ਸ੍ਯਾਮ ਕਹੈ ਬ੍ਰਿਖਭਾਨੁ ਜਈ। 

ਮਨੋ ਆਪ ਹੀ ਤੇ ਬ੍ਰਹਮਾ ਸੁ ਰਚੀ ਰੁਚਿ ਸੋ ਇਹ ਰੂਪ ਅਨੂਪ ਮਈ। 

ਹਰਿ ਕੋ ਪਿਖਿ ਕੈ ਨਿਹੁਰਾਇ ਗਈ ਉਪਮਾ ਤਿਹ ਕੀ ਕਬਿ ਭਾਖ ਦਈ। 

ਮਨੋ ਜੋਬਨ ਭਾਰ ਸਹਿਯੋ ਨ ਗਯੋ ਤਿਹ ਤੇ ਬ੍ਰਿਜ ਭਾਮਿਨਿ ਨੀਚਿ ਭਈ। ੫੪੫। 


ਸਭ ਹੀ ਮਿਲਿ ਰਾਸ ਕੋ ਖੇਲ ਕਰੈ ਸਭ ਗ੍ਰਾਰਨਿਯਾ ਅਤਿ ਹੀ ਹਿਤ ਤੇ। 
ਬ੍ਰਿਖਭਾਨੁ ਸੁਤਾ ਸੁਭ ਸਾਜ ਸਜੇ ਸੁ_ਬਿਰਾਜਤ ਸਾਜ ਸਭੈ ਸਿਤ ਤੇ। 

ਫੁਨਿ ਊਚ ਪੂਭਾ ਅਤਿ ਹੀ ਤਿਨ ਕੀ ਕਬਿ ਸ੍ਯਾਮ ਬਿਚਾਰ ਕਹੀ ਚਿਤ ਤੇ। 
ਉਤ ਤੇ ਘਨਸ੍ਯਾਮ _ਬਿਰਾਜਤ ਹੈ ਹਰਿ _ਰਾਧਿਕਾ _ਬਿਦੁਲਤਾ ਇਤ _ਤੇ। ੫੪੬। 


ਬਿਰਿਖਭਾਨੁ ਸੁਤਾ ਤਹਿ ਖੇਲਤ ਰਾਸਿ ਸੁ ਸ੍ਯਾਮ ਕਹੈ _ਸਖੀਯਾ ਸੰਗ ਲੈ। 
ਉਤ ਚੰਦੂ _ਭਗਾ ਸਭ ਗ੍ਰਾਰਿਨ ਕੋ ਤਨ ਚੰਦਨ ਕੇ ਸੰਗ ਲੇਪਹਿ ਕੈ। 

ਜਿਨ ਕੇ ਮਿਰਗ ਸੇ ਦ੍ਰਿਗ ਸੁੰਦਰ ਰਾਜਤ ਛਾਜਤ _ਗਾਮਨਿ ਧੈ ਜਿਨ ਗੈ। 
ਮਨਿ ਯੋ ਉਪਜੀ ਉਪਮਾ ਨਹਿ ਚੰਦ ਕੀ ਚਾਦਨੀ ਜੋਬਨ ਵਾਰਨ ਮੈ। ੫੪੭। 


ਚੰਦਭਗਾ ਭਾਲ _ਰਾਠੇ ਘਾਤ 
ਹਾਵੀਯਾਂ 
ਬਤੀਯਾ ਫੁਨਿ ਚੰਦੁਭਗਾ ਮੁਖ ਤੇ ਇਹ ਭਾਤਿ ਕਹੀ ਬ੍ਰਿਖਭਾਨ ਸੁਤਾ ਸੋ। 
ਆਵਹੁ ਖੇਲ ਕਰੇ ਹਰਿ ਸੋ ਹਮ ਨਾਹਕ ਖੇਲ ਕਰੋ ਤੁਮ ਕਾ ਸੋ। 
ਤਾ ਕੀ ਪ੍ਰਭਾ ਕਬਿ ਸ੍ਯਾਮ ਕਹੈ ਉਪਜੀ ਹੈ ਜੋਊ ਅਪਨੇ ਮਨੂਆ ਸੋ। 
ਗ੍ਰਾਰਿਨ ਜੋਤਿ ਤਰਈਯਨ ਕੀ ਛਪਗੀ ਦੁਤਿ ਰਾਧਿਕਾ ਚੰਦੂ _ਕਲਾ ਸੋ। _੫੪੮। 


ਰਾਠੋਂ ਭਾਲ 

੭ਵੀਯ” 
ਸੁਨਿ ਚੰਦੂਭਗਾ ਕੀ ਸਭੈ _ਬਤੀਯਾ _ਬ੍ਰਿਖਭਾਨ ਸੁਤਾ ਤਬ ਐਸੇ _ਕਹਿਯੋ ਹੈ। 
ਯਾਹੀ ਕੇ ਹੇਤ ਸੁਨੋ ਸਜਨੀ ਹਮ ਲੋਕਨ ਕੋ _ਉਪਹਾਸ ਸਹਿਯੋ_ਹੈ। 
ਸੁਉਨਨ ਮੈ ਸੁਨਿ ਰਾਸ ਕਥਾ ਤਬ ਹੀ ਮਨ ਮੈ ਹਮ ਧ੍ਯਾਨ ਗਹਿਯੋ_ਹੈ। 
ਸ੍ਯਾਮ ਕਹੈ ਅਖੀਆ ਪਿਖ ਕੈ ਹਮਰੇ ਮਨ ਕੋ_ਤਨ ਮੋਹਿ ਰਹਿਯੋ ਹੈ। ੫੪੯। 


ਕ੍ਰਿਸਨਾਵਤਾਰ ੧੮੭ 


ਹੈ, (ਮਾਨੋ ਪ੍ਰੇਮ) ਰਸ ਲਈ ਸਾਡੇ ਵਿਚ ਭਾਰੀ ਯੁੱਧ ਛਿੜ ਗਿਆ ਹੈ। (ਇਸ ਲਈ) ਸੈਗ- 
ਸੈਕੋਚ ਨੂੰ ਛਡ ਕੇ (ਉਸ ਨਾਲ) ਯੁੱਧ ਮਚਾ ਦਿਓ, (ਰਾਧਾ ਨੇ) ਇਸ ਤਰ੍ਹਾਂ ਹਸ ਕੇ _ਗੋਪੀਆਂ 
ਨੂੰ __ਕਿਹਾ।੫੪੪। 


ਕਵੀ _ਸ਼ਿਆਮ _ਕਹਿੰਦੇ ਹਨ, ਰਾਧਾ ਨੇ ਹਸ ਕੇ ਇਹ ਗੱਲ ਗੋਪੀਆਂ ਨੂੰ _ਕਹੀ। 
(ਇੰਜ ਪੁਤੀਤ ਹੁੰਦਾ _ਹੈ) ਮਾਨੋ ਅਨੂਪ ਸਰੂਪ ਵਾਲੀ (ਰਾਧਾ) ` ਨੂੰ `ਬੂਹਮਾ _ਨੇ ਬੜੀ _ ਰੁਚੀ 
ਨਾਲ ਰਚਿਆ ਹੈ। ਸੂਰੀ ਕ੍ਰਿਸ਼ਨ ਨੂੰ ਵੇਖ ਕੇ (ਰਾਧਾ) ਝੁਕ ਗਈ, ਉਸ ਦ੍ਰਿਸ਼ ਦੀ ਉਪਮਾ 
ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ, ਮਾਨੋ (ਉਸ ਤੋਂ) ਜੋਬਨ ਦਾ ਭਾਰ (ਛਾਤੀਆਂ ਦਾ 
ਉਭਾਰ) _ਸਹਾਰਿਆ ਨਹੀਂ _ਗਿਆ। ਇਸ _ਲਈ ਰਾਧਾ (ਬ੍ਰਿਜ _ਭਾਮਨਿ”) (ਅਗੇ ਨੂੰ) ਝੁਕ 
ਗਈ।੫੪੫। 


ਪੁ ਹੰਦੇ ਹਨ ਕਿ ਉਸ ਦੀ ਸ਼ੋਭਾ ਬਹੁਤ ਸੇਸ਼ਠ ਹੈ। _ਉਧਰ _ਕਾਲੇ ਬਦਲ 
ਸਰੂਪ ਕ੍ਰਿਸ਼ਨ _ਬਿਰਾਜ ਰਹੇ _ਹਨ ਅਤੇ ਇਧਰ _ਰਾਧਾ ਬਿਜਲੀ _ਦੀ ਚਮਕ _ਵਾਂਗ ਸ਼ੋਭਾ _ਪਾ 
ਰਹੀ _ਹੈ।੫੪੬। 


(ਕਵੀ) _ਸ਼ਿਆਮ _ਕਹਿੰਦੇ ਹਨ, _ਸਖੀਆਂ ਨੂੰ ਨਾਲ ਲੈ ਕੇ ਰਾਧਾ ਰਾਸ ਖੇਡ _ਰਹੀ 
ਹੈ। _ਉਧਰ _ਚੰਦੂਭਗਾ _(ਨਾਂ _ਦੀ ਗੋਪੀ) ਸਾਰੀਆਂ _ਗੋਪੀਆਂ _ਦੇ ਸ਼ਰੀਰ _ਚੰਦਨ ਨਾਲ _ਲੇਪ 
ਕੇ (ਪਿੜ _ਵਿਚ ਆਈ ਹੈ)। ਜਿਨ੍ਹਾਂ ਦੀਆਂ ਔਖੀਆਂ _ਹਿਰਨ _ਵਾਂਗ _ਸੋਹਣੀਆਂ _ਸ਼ੁਭਾਇਮਾਨ 
ਹਨ ਅਤੇ ਜਿਨ੍ਹਾਂ ਦੀ _ਚਾਲ ਹਾਥੀ (ਦੀ ਚਾਲ) ਵਰਗੀ ਸ਼ੋਭਾ ਪਾ ਰਹੀ ਹੈ। ਉਨ੍ਹਾਂ ਦੀ 
ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ (ਕਿ ਉਨ੍ਹਾਂ) ਜੋਬਨ ਵਾਲੀਆਂ 
(ਦੀ _ ਸ਼ੋਭਾ _ਦੀ _ਤੁਲਨਾ ਵਿਚ) _ਚੰਦੂਮਾ _ਦੀ ਚਾਂਦਨੀ _ਵੀ _ਨਹੀਂ__ਹੈ।੫੪੭। 
ਚੰਦੂਭਗਾ ਨੇਂ _ਰਾਠਾ_ ਨੂੰ _/ਕਨਹਾ-- 
ਮਾਵੀਲ” 

ਫਿਰ _ਚੰਦ੍ਰਭਗਾ _ਨੇ (ਆਪਣੇ) ਮੁਖ _ਤੋਂ ਰਾਧਾ _ਨਾਲ _ਇਸ _ਤਰ੍ਹਾਂ ਗੱਲਾਂ _ਕੀਤੀਆਂ। 
(ਹੇ ਰਾਧਾ!) ਆਓ, ਅਸੀਂ (ਸਾਰੀਆਂ ਮਿਲ ਕੇ) ਕ੍ਰਿਸ਼ਨ ਨਾਲ ਖੇਡ ਖੇਡੀਏ, ਤੂੰ ਹੋਰ ਕਿਸ 
ਨਾਲ ਵਿਅਰਥ ਵਿਚ ਖੇਡ ਰਹੀ ਹੈਂ। ਕਵੀ ਸ਼ਿਆਮ ਕਹਿੰਦੇ ਹਨ, ਉਸ ਦੀ ਜੋ ਸ਼ੋਭਾ (ਮੇਰੇ) 
ਆਪਣੇ ਮਨ _ਵਿਚ ਪੈਦਾ ਹੋਈ _ਹੈ। ਰਾਧਾ ਰੂਪ _ਚੰਦੂਮਾ ਦੀ ਚਾਂਦਨੀ ਦੇ ਸਾਹਮਣੇ _ਗੋਪੀਆਂ 
ਰੂਪ ਤਾਰਿਆਂ ਦੀ ਚਮਕ _ਛੁਪ _ਗਈ _ਹੈ।੫੪੮। 
ਰਾਧਾ ਨੇ _/ਕਹਾ-- 
ਮਾਵੀਲ” 

ਚੰਦਭਗਾ _ਦੀਆਂ _ਸਾਰੀਆਂ _ਗੱਲਾਂ ਸੁਣ _ਕੇ _ਤਦ ਰਾਧਾ ਨੇ _ਇਸ ਤਰ੍ਹਾਂ _ਕਿਹਾ-- 
ਹੇ ਸਖੀ! ਸੁਣੋ, ਇਸੇ (ਕ੍ਰਿਸ਼ਨ) ਦੇ ਪ੍ਰੇਮ ਕਰ ਕੇ ਅਸਾਂ ਲੋਕਾਂ ਦੇ ਮਖੌਲ ਸਹਾਰੇ ਹਨ। (ਜਦੋਂ 
ਦੀ) ਰਾਸ ਦੀ ਕਥਾ ਕੰਨਾਂ ਨਾਲ ਸੁਣੀ ਹੈ, ਤਦੋਂ ਤੋਂ ਅਸੀਂ ਮਨ ਵਿਚ (ਇਸ ਦਾ) ਧਿਆਨ 
ਧਰਿਆ ਹੋਇਆ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਸ਼ਿਆਮ ਨੂੰ ਔਖੀਆਂ ਨਾਲ _ਵੇਖਦਿਆਂ 
ਹੀ ਸਾਡਾ _ਮਨ _ ਅਤੇ _ਤਨ ਮੋਹਿਆ ਗਿਆ _ਹੈ।੫੪੯। 


੮੪ ੮੨ 


ਸੀ _ਦਸਮ-ਗ੍ੰਥ _ਸਾਹਿਬ 


ਤਬ _ਚੰਦਰਭਗਾ ਇਹ _ਭਾਤਿ _ਕਹਿਯੋ __ਸਜਨੀ ਹਮਰੀ _ਬਤੀਆ ਸੁਨਿ ਲੀਜੈ। 
ਦੇਖਹੁ ਸ੍ਯਾਮ ਬਿਰਾਜਤ ਹੈ ਜਿਹ ਕੇ ਮੁਖ ਕੇ ਪਿਖਏ ਫੁਨਿ ਜੀਜੈ। 
ਜਾ ਕੇ ਕਰੇ ਮਿਤ ਹੋਇ ਖੁਸੀ ਸੁਨੀਐ ਉਠ ਕੈ ਸੋਊ ਕਾਜ ਕਰੀਜੈ। 
ਤਾਹੀ ਤੇ ਰਾਧੇ ਕਹੋਂ ਤੁਮ ਸੋ ਅਬ ਚਾਰ ਭਈ ਤੁ ਬਿਚਾਰ ਨ ਕੀਜੈ। ੫੫0। 


ਕਾਂਲਯੋਂ ਭਾਲ 

੭ਵੀਗਾ 
ਕਾਨ੍ਹ ਕੇ _ਭੇਟਨ ਪਾਇ ਚਲੀ _ਬਤੀਯਾ ਸੁਨਿ ਚੰਦ੍ਰਭਗਾ ਫੁਨਿ ਕੈਸੇ। 
ਮਾਨਹੁ ਨਾਗ ਸੁਤਾ ਇਹ ਸੁੰਦਰਿ ਤਿਆਗਿ ਚਲੀ ਗ੍ਰਿਹਿ ਪਤ੍ਹ ਧਰੈ ਸੇ। 
ਗ੍ਹਾਰਨਿ ਮੰਦਰਿ ਤੇ ਨਿਕਸੀ ਕਬਿ ਸ੍ਯਾਮ ਕਹੈ ਉਪਮਾ ਤਿਹ ਐਸੇ। 
ਮਾਨਹੁ ਸ੍ਯਾਮ ਘਨੈ ਤਜਿ ਕੈ ਪ੍ਰਗਟੀ ਹੈ ਸੋਊ ਬਿਜਲੀ ਦੁਤਿ ਜੈਸੇ। ੫੫੧। 


ਰਾਸਹਿ ਕੀ ਰਚਨਾ ਭਗਵਾਨ ਕਹੈ ਕਬਿ ਸਯਾਮ ਬਚਿਤ੍ਰ ਕਰੀ ਹੈ। 
ਰਾਜਤ ਹੈ ਤਰਏ ਜਮੁਨਾ ਅਤਿ ਹੀ ਤਹ ਚਾਦਨੀ ਚੰਦ ਕਰੀ _ਹੈ। 
ਸੇਤ ਪਟੈ ਸੰਗ ਰਾਜਤ ਗ੍ਰਾਰਿਨ ਤਾ ਕੀ ਪੂਭਾ ਕਬਿ ਨੇ ਸੁ ਕਰੀ ਹੈ। 
ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ _ਹੈ। _੫੫੨। 


ਚੰਦੂਭਗਾ ਹੂੰ ਕੋ _ਮਾਨਿ _ਕਹਿਯੋ ਬ੍ਰਿਖਭਾਨ ਸੁਤਾ ਹਰਿ ਪਾਇਨ _ਲਾਗੀ। 

ਮੈਨ ਸੀ ਸੁੰਦਰ ਮੂਰਤਿ ਪੇਖਿ ਕੈ ਤਾਹੀ ਕੇ ਦੇਖਿਬੇ ਕੋ ਅਨੁਰਾਗੀ। 

ਸੋਵਤ ਥੀ ਜਨੁ ਲਾਜ ਕੀ ਨੀਦ ਮੈ ਲਾਜ ਕੀ ਨੀਦ ਤਜੀ ਅਬ ਜਾਗੀ। 

ਜਾ ਕੋ ਮੁਨੀ ਨਹਿ ਅੰਤੁ ਲਹੈ ਇਹ ਤਾਹੀ ਸੋ ਖੇਲ ਕਰੈ ਬਡਭਾਗੀ। ੫੫੩। 


ਕਾਨੂ ਛਾਲ ਰਾਠਾ ਸੋਂ 
ਦੌਹਰਾ 
ਕ੍ਰਿਸਨ ਰਾਧਿਕਾ ਸੰਗ ਕਹਿਯੋ ਅਤਿ ਹੀ ਬਿਹਸਿ ਕੈ ਬਾਤ। 
ਖੇਲਹੁ ਗਾਵਹੁ ਪ੍ਰੇਮ ਸੋ ਸੁਨਿ ਸਮ ਕੰਚਨ _ਗਾਤ। ੫੫੪। 
ਕ੍ਰਿਸਨ ਬਾਤ ਸੁਨਿ ਰਾਧਿਕਾ ਅਤਿ ਹੀ ਬਿਹਸਿ ਕੈ ਚੀਤ। 
ਰਾਸ ਬਿਖੈ ਗਾਵਨ ਲਗੀ ਗ੍ਰਾਰਿਨ ਸੋ ਮਿਲਿ ਗੀਤ। _੫੫੫। 
ਹਵੀਯਾਂ 
ਚੰਦੂਭਗਾ ਅਰੁ ਚੰਦ੍ਰਮੁਖੀ ਮਿਲ ਕੈ ਬ੍ਰਿਖਭਾਨੁ ਸੁਤਾ _ਗਾਵੈ। 
ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ _ਬਸਾਵੈ। 
ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ। 
ਸੋ ਸੁਨ ਕੈ ਇਨ ਪੈ ਹਿਤ ਕੈ ਬਨ ਤਿਆਗਿ ਮਿਰਿਗੀ ਮ੍ਰਿਗ ਅਉ ਚਲਿ ਆਵੈ। ੫੫੬। 


ਕ੍ਰਿਸਨਾਵਤਾਰ ੧੮੯ 


ਲੈ। ਵੇਖ, ਸ੍ਰੀ ਕ੍ਰਿਸ਼ਨ ਬਿਰਾਜਮਾਨ ਹਨ, ਜਿਸ ਦੇ ਮੁਖ ਨੂੰ ਵੇਖ ਕੇ ਫਿਰ ਜੀਵਨ ਮਿਲਦਾ 


ਹੈ। (ਹੋਰ) ਸੁਣ, ਜਿਸ (ਕਾਰਜ) ਦੇ ਕਰਨ ਨਾਲ ਮਿਤਰ ਨੂੰ ਖੁਸ਼ੀ ਹੋਵੇ, ਉਹੀ ਕੰਮ ਉਠ 
ਕੇ (ਜਲਦੀ) ਕਰਨਾ ਚਾਹੀਦਾ ਹੈ। ਹੇ ਰਾਧਾ! ਇਸ ਲਈ ਤਾਂ ਤੈਨੂੰ ਕਹਿੰਦੀ ਹਾਂ ਕਿ ਜੇ 
ਹੁਣ (ਅਖਾਂ) ਚਾਰ ਹੋ ਗਈਆਂ _ਹਨ ਤਾਂ (ਫਿਰ) ਵਿਚਾਰ ਨਹੀਂ ਕਰਨਾ _ਚਾਹੀਦਾ।੫੫0। 
ਕਫੀ_ਕ/ਹੰਦੇ ਹਨ -- 
੭ਾਵੀਗਾ 
ਚੈਦੂਭਗਾ _ਦੀਆਂ ਗੱਲਾਂ ਸੁਣ _ਕੇ (ਰਾਧਾ) ਸ੍ਰੀ ਕ੍ਰਿਸ਼ਨ ਦੇ ਚਰਨ _ਪਰਸਣ _ਲਈ 
ਕਿਸ ਤਰ੍ਹਾਂ _ਚਲੀ। _(ਇਸ ਤਰ੍ਹਾਂ _ਪੂਤੀਤ ਹੁੰਦਾ ਹੈ) _ਮਾਨੋ _ਇਹ ਸੁੰਦਰੀ _ਨਾਗ-ਪੁੱਤਰੀ ਹੈ 
ਜੋ _ਗਰੁੜ _('ਪਤੂ-ਧਰੈ”) ਦੇ ਡਰ ਤੋਂ ਘਰ ਨੂੰ ਤਿਆਗ ਕੇ ਚਲੀ ਹੋਵੇ। ਕਵੀ _ਸ਼ਿਆਮ 
ਕਹਿੰਦੇ ਹਨ, _ਘਰਾਂ ਤੋਂ ਨਿਕਲੀਆਂ _ਗੋਪੀਆਂ ਦੀ _ਉਪਮਾ ਇਸ ਤਰ੍ਹਾਂ _ਕਹੀ _ਜਾ ਸਕਦੀ 
ਹੈ, ਮਾਨੋ ਕਾਲੇ _ਬਦਲਾਂ ਨੂੰ ਤਿਆਗ _ਕੇ ਬਿਜਲੀ _ਦੀ _ਚਮਕ _ਪੈਦਾ ਹੋ ਗਈ _ਹੋਵੇ।੫੫੧। 
ਕਵੀ ਸ਼ਿਆਮ _ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ _ਰਾਸ-ਮੰਡਲ _ਦੀ ਅਸਚਰਜ _ ਭਰੀ 


ਰਚਨਾ _ਕੀਤੀ ਹੈ। ਹੇਠਾਂ ਜਮਨਾ _ਵਗਦੀ ਹੋਈ ਸ਼ੋਭਾ ਪਾ ਰਹੀ ਹੈ ਅਤੇ ਉਤੋਂ _ਚੰਦੂਮਾ ਨੇ 
ਬਹੁਤ ਚਾਂਦਨੀ _ਕੀਤੀ _ਹੋਈ _ਹੈ। _ਗੋਪੀਆਂ ਚਿੱਟੇ _ਬਸਤ੍ਰਾਂ _ਨਾਲ _ ਸ਼ੋਭਾ _ਪਾ ਰਹੀਆਂ _ਹਨ। 
ਉਨ੍ਹਾਂ ਦੀ ਪੂਭਾ ਦਾ ਵਰਣਨ ਕਵੀ ਨੇ ਇਸ ਤਰ੍ਹਾਂ ਕੀਤਾ ਹੈ, ਮਾਨੋ _ਰਾਸ-ਮੰਡਲ ਰੂਪ _ਬਗੀਚੇ 
ਵਿਚ ਫੁਲਾਂ _ਦੀ ਫੁਲਵਾੜੀ ਜੜੀ ਹੋਈ _ਹੋਵੇ।੫੫੨। 
ਕਿਹਾ 
ਵੇਖ 


ਚੰਦਰਭਗਾ ਨੇ _ਇਸ ਤਰ੍ਹਾਂ ਕਿਹਾ _-- ਹੈ ਸਖੀ! ਮੇਰੀ ਗੱਲ _(ਧਿਆਨ ਨਾਲ) _ਸੁਣ 


ਮੌਨ ਕੇ ਰਾਧਾ ਸ੍ਰੀ ਕ੍ਰਿਸ਼ਨ ਦੇ ਚਰਨੀ ਪੈ _ਗਈ। _ਕਾਮਦੇਵ 

ਨ ਵਿਚ ਮਗਨ ਹੋ _ਗਈ। (ਇੰਜ 

ਪੁਤੀਤ ਹੁੰਦਾ ਹੈ), ਮਾਨੋ ਲਾਜ _ਦੀ ਨੀਂਦਰ ਵਿਚ ਸੁਤੀ ਹੋਈ ਹੁਣ ਲਾਜ ਦੀ ਨੀਂਦਰ ਨੂੰ 
ਵੀ ਹੈ 


। 
੧੦ 
ਰੰ 


ਚੰਦੂਭਗਾ _ਅਤੇ _ ਚੰਦੂਮੁਖੀ _(ਨਾਂ _ ਦੀਆਂ _ਸਖੀਆਂ) ਰਾਧਾ _ਨਾਲ _ਮਿਲ _ਕੇ ਗੀਤ 
ਗਾਉਣ _ਲਗੀਆਂ। _ਸੋਰਠ, _ਸਾਰੰਗ, _ ਸ਼ੁੱਧ _ਮਲ੍ਹਾਰ _ਅਤੇ _ ਬਿਲਾਵਲ _ਵਿਚ _ਤਾਨ _ਪੂਰਦੀਆਂ 
ਹਨ। (ਇਹ ਗੀਤ ਸੁਣ ਕੇ) ਬੂਜ _ਦੀਆਂ ਇਸਤਰੀਆਂ ਰੀਝ _ਰਹੀਆਂ ਹਨ ਅਤੇ ਹੋਰ ਵੀ 
ਰਿਹਾ ਹੈ। ਉਸ (ਧੁਨ) ਨੂੰ ਪ੍ਰੇਮ ਪੂਰਵਕ ਸੁਣ ਕੇ ਬਨ 


ਦੇ ਹਿਰਨ, _ਹਿਰਨੀਆਂ ਨੂੰ ਛਡ ਕੇ ਇਨ੍ਹਾਂ ਕੋਲ ਚਲੇ ਆ ਰਹੇ _ਹਨ। _੫੫੬। 


। 


੧੯0 


ਤਾਹੀ ਸੁਤੇ ਕਬਿ ਸ੍ਯਾਮ ਕਹੈ ਭਗਵਾਨ ਕੋ ਚਿਤ ਚੁਰਾਇ ਕੈ ਲੀਨੋ। ੫੫੭। 


ਚੰਦ ਕੀ _ਚਾਦਨੀ ਮੈ ਕਬਿ ਸ੍ਯਾਮ ਜਬੈ ਹਰਿ ਖੇਲਨਿ ਰਾਸ ਲਗਿਯੋ_ਹੈ। 
ਰਾਧੇ ਕੋ _ਆਨਨ ਸੁੰਦਰ ਪੇਖਿ ਕੈ ਚਾਦ ਸੋ ਤਾਹੀ ਕੇ ਬੀਚ ਪਗਿਯੋ_ਹੈ। 
ਹਰਿ ਕੋ ਤਿਨ ਚਿਤ ਚੁਰਾਇ ਲੀਯੋ_ਸੁਕਿਧੋ ਕਬਿ ਕੋ ਮਨ ਯੌ ਉਮਗਿਯੋ_ਹੈ। 
ਨੈਨਨ ਕੋ ਰਸ ਦੇ ਭਿਲਵਾ _ਬ੍ਰਿਖਭਾਨ ਠਗੀ ਭਗਵਾਨ ਠਗਿਯੋ _ਹੈ। _੫੫੮। 


ਜਿਹ ਕੋ_ਪਿਖ ਕੈ ਮੁਖ ਮੈਨ ਲਜੈ ਜਿਹ ਕੋ ਦਿਖ ਕੈ ਮੁਖਿ ਚੰਦੂ ਲਜੈ। 
ਕਬਿ ਸ੍ਯਾਮ ਕਹੇ ਸੋਊ ਖੇਲਤ ਹੈ ਸੰਗ ਕਾਨਰ ਕੇ ਸੁਭ ਸਾਜ ਸਜੈ। 
ਸੋਊ ਸੂਰਤਿਵੰਤ ਰਚੀ ਬ੍ਰਹਮਾ ਕਰ ਕੈ ਅਤਿ ਹੀ ਰੁਚਿ ਕੈ ਨ ਕਜੈ। 
ਮਨਿ ਮਾਲ ਕੇ ਬੀਚ ਬਿਰਾਜਤ ਜਿਉ ਤਿਮ ਤ੍ਰਿਯਨ ਮੈ ਤ੍ਰਿਯ ਰਾਜ ਰਜੈ। ੫੫੯। 


ਗਾਇ ਕੈ ਗੀਤ ਭਲੀ ਬਿਧਿ ਸੁੰਦਰਿ ਰੀਝਿ _ਬਜਾਵਤ ਭੀ ਫਿਰਿ ਤਾਰੀ। 

ਅੰਜਨ ਆਡ ਸੁਧਾਰ ਭਲੇ ਪਟ ਸਾਜਨ ਕੋ ਸਜ ਕੈ ਸੁ ਗੁਵਾਰੀ। 

ਤਾ ਛਬਿ ਕੀ ਅਤਿ ਹੀ ਸੁ ਪੁਭਾ ਕਬਿ ਨੈ ਮੁਖਿ ਤੇ ਇਹ ਭਾਤਿ ਉਚਾਰੀ। 
ਮਾਨਹੁ ਕਾਨ੍ਹ ਹੀ ਕੇ ਰਸ ਤੇ ਇਹ ਫੂਲ ਰਹੀ ਤ੍ਰੀਯ ਆਨੰਦ ਬਾਰੀ। ੫੬0। 


ਤਾ ਕੀ ਪੂਭਾ ਕਬਿ ਸ੍ਯਾਮ ਕਹੈ ਜੋਊ ਰਾਜਤ ਰਾਸ ਬਿਖੈ ਸਖੀਆ ਹੈ। 
ਜਾ ਮੁਖ ਉਪਮਾ ਚੰਦੂ _ਛਟਾ ਸਮ _ਛਾਜਤ ਕਉਲਨ ਸੀ _ਅਖੀਆ ਹੈ। 

ਤਾ ਕੀ ਕਿਧੌ ਅਤਿ ਹੀ ਉਪਮਾ ਕਬਿ ਨੈ ਮਨ ਭੀਤਰ ਯੌ ਲਖੀਆ ਹੈ। 
ਲੋਗਨ ਕੇ ਮਨ ਕੀ ਹਰਤਾ ਸੁ _ਮੁਨੀਨਨ ਕੇ ਮਨ ਕੀ ਚਖੀਆ ਹੈ। ੫੬੧ 


ਰੂਪ ਸਚੀ ਇਕ ਚੰਦਪ੍ਰਭਾ ਇਕ _ਮੈਨਕਲਾ ਇਕ ਮੈਨ ਕੀ ਮੂਰਤਿ। 
ਬਿਜੁਛਟਾ ਇਕ ਦਾਰਿਮ ਦਾਤ ਬਰਾਬਰ ਜਾਹੀ ਕੀ ਹੈ ਨ ਕਛੂ ਰਤਿ। 
ਦਾਮਿਨਿ ਅਉ ਮਿਗਿ ਕੀ ਮ੍ਰਿਗਨੀ ਸਰਮਾਇ ਜਿਸੈ ਪਿਖਿ ਹੋਤ ਹੈ ਚੂਰਤਿ। 
ਸੋਊ ਕਥਾ ਕਬਿ ਸ੍ਯਾਮ ਕਹੈ ਸਭ ਰੀਝ ਰਹੀ ਹਰਿ ਕੀ ਪਿਖਿ ਮੂਰਤਿ। ੫੬੨। 


ਕ੍ਰਿਸਨਾਵਤਾਰ ੧੯੧ 


ਵਿਚ ਸੈਧੂਰ ਭਰਿਆ ਹੈ ਅਤੇ (ਪ੍ਰੇਮ) ਰਸ ਨਾਲ ਉਨ੍ਹਾਂ 
ਨੱਥ, _ਬੁਲਾਕ, _ਕੈਂਠਾ ਅਤੇ ਮੋਤੀਆਂ ਦਾ ਹਾਰ (ਅਦਿਕ 
ਗਹਿਣਿਆਂ _ ਨਾਲ) _ ਦਿਲਕਸ਼ _ ਸ਼ਿੰਗਾਰ _ਕਰ _ ਲਿਆ _ਹੈ। ਸਾਰਿਆਂ ਅੰਗਾਂ _ਉਤੇ _ ਸੁੰਦਰ 
ਕੇ ਅੱਖਾਂ ਵਿਚ ਸੁਰਮਾ ਪਾ ਲਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਉਸੇ 
ਨੇ ਕ੍ਰਿਸ਼ਨ ਦਾ ਚਿਤ ਚੁਰਾ _ਲਿਆ _ਹੈ।੫੫੭। 

ਸ਼ਿਆਮ _(ਕਹਿੰਦੇ ਹਨ), _ਚੰਦੂਮਾ _ਦੀ ਚਾਂਦਨੀ ਵਿਚ ਜਦੋਂ ਸਰੀ ਕ੍ਰਿਸ਼ਨ ਰਾਸ 
ਗਏ। (ਤਾਂ) ਰਾਧਾ ਦੇ ਚੰਦ ਵਰਗੇ ਸੁੰਦਰ ਮੁਖੜੇ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ 
ਗਏ। _ਉਸ (ਰਾਧਾ) ਨੇ ਸ੍ਰੀ ਕ੍ਰਿਸ਼ਨ ਦਾ ਚਿਤ ਚੁਰਾ ਲਿਆ ਤਾਂ 
ਇਸ ਤਰ੍ਹਾਂ ਦਾ (ਭਾਵ) ਉਪਜਿਆ ਹੈ (ਕਿ) ਰਾਧਾ _ਠਗਣੀ ਨੇ ਨੈਣਾਂ 
ਭੁਲਾਵਾ ਦੇ ਕੇ _(ਅਰਥਾਂਤਰ ਨਸ਼ਾ _ਪਿਲਾ ਕੇ) ਸ੍ਰੀ ਕ੍ਰਿਸ਼ਨ ਨੂੰ ਠਗ 


ਪਿ ਗਿ ਰਿ 
ਕੇ ਚੰਦੂਮਾ _ਸ਼ਰਮਾਉਂਦਾ ਹੈ। _ਕਵੀ ਸ਼ਿਆਮ _ਕਹਿੰਦੇ ਹਨ, _ਉਹੀ (ਰਾਧਾ) ਸੁੰਦਰ _ ਸ਼ਿੰਗਾਰ 
ਕਰ ਕੇ ਸ੍ਰੀ ਕ੍ਰਿਸ਼ਨ ਨਾਲ ਖੇਡ ਰਹੀ ਹੈ। ਉਸ (ਰਾਧਾ) ਨੂੰ ਬ੍ਰਹਮਾ ਨੇ ਰੁਚੀ ਪੂਰਵਕ ਬਹੁਤ 
ਸਰੂਪਵਾਨ ਰਚਿਆ ਹੈ, ਜਿਸ _ਵਿਚ ਕਿਸੇ ਪ੍ਰਕਾਰ ਦਾ _ਕੋਈ _ਕਜ ਨਹੀਂ _ਹੈ। _ਜਿਵੇਂ ਮਾਲਾ 
ਵਿਚ _ਮਣੀ ਸ਼ੋਭਾ ਪਾਉਂਦੀ ਹੈ, ਉਸੇ ਤਰ੍ਹਾਂ ਇਸਤਰੀਆਂ _ਵਿਚ _ਰਾਧਾ _('ਤ੍ਿਯ _ਰਾਜ”) ਸ਼ੋਭਾ 
ਪਾ ਰਹੀ _ਹੈ।੫੫੯। 

(ਉਹ) ਸੁੰਦਰੀ (ਰਾਧਾ) _ਚੰਗੀ ਤਰ੍ਹਾਂ ਗੀਤ _ਗਾ ਕੇ ਅਤੇ ਫਿਰ _ਰੀਝ _ਕੇ ਤਾੜੀ 
ਵਜਾਉਣ ਲਗ ਗਈ ਹੈ। (ਉਹ) ਪੇਂਡੂ ਮੁਟਿਆਰ ਸੁਰਮਾ ਪਾ ਕੇ ਅਤੇ ਚੰਗੇ ਬਸਤ _ਅਤੇ 
ਸ਼ਿੰਗਾਰ ਸਜਾ ਕੇ _(ਖੜੋਤੀ ਹੈ)। _ਉਸ (ਦ੍ਰਿਸ਼ ਦੀ) ਅਤਿ ਸੁੰਦਰ ਛਬੀ ਦੀ ਪ੍ਰਭਾ (ਦੀ 
ਉਪਮਾ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰੀ ਹੈ। ਮਾਨੋ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ 
ਇਸਤਰੀਆਂ _ਦੇ ਆਨੰਦ _ਦੀ _ਵਾੜੀ _ਖਿੜੀ _ਹੋਈ _ਹੋਏ।੫੬0। 
ਜੋ _ਸਖੀਆਂ ਰਾਸ _ਵਿਚ ਸ਼ਾਮਲ _ਹਨ ਉਨ੍ਹਾਂ ਦੀ ਸੁੰਦਰਤਾ ਦਾ ਕਥਨ _ਕਵੀ ਸ਼ਿਆਮ 

ਜਿਨ੍ਹਾਂ 


ਕਰਦੇ _ਹਨ। ਹਾਂ ਦੇ ਮੁਖ ਦੀ ਉਪਮਾ ਚੰਦ੍ਰਮਾ ਦੀ ਜੋਤਿ ਵਾਂਗ ਸੁਸ਼ੋਭਿਤ ਹੈ ਅਤੇ ਜਿਨ੍ਹਾਂ 
ਦੀਆਂ ਅੱਖੀਆਂ _ਕਮਲ _ਦੇ _ਸਮਾਨ _ਹਨ। ਜਾਂ ਉਨ੍ਹਾਂ ਦੀ ਬਹੁਤ ਅਧਿਕ ਉਪਮਾ ਕਵੀ ਨੇ 
ਆਪਣੇ _ਮਨ ਵਿਚ _ਇਸ ਤਰ੍ਹਾਂ ਜਾਣੀ ਹੈ। _(ਉਹ ਸਹੇਲੀਆਂ) ਲੋਕਾਂ ਦੇ _ਮਨ ਨੂੰ ਹਰਨ 


ਵਾਲੀਆਂ _ਹਨ _ ਅਤੇ _ ਮੁਨੀਆਂ ਦੇ ਮਨ ਦਾ ਚਾਟਾ ਹਨ (ਅਰਥਾਤ _ ਚਸਕਾ __ ਹਨ)।੫੬੧। 

ਇਕ _ਚੰਦੂਪ੍ਰਭਾ (ਨਾਂ ਦੀ _ਸਖੀ ਦਾ) ਰੂਪ ਸਚੀ (ਇੰਦਰ _ਦੀ _ਪਤਨੀ) _(ਵਰਗਾ 
ਹੈ) ਅਤੇ ਮੈਨਕਲਾ (ਨਾਂ ਦੀ ਸਖੀ ਦਾ ਸਰੂਪ) ਕਾਮਦੇਵ ਦੀ ਸ਼ਕਲ ਦਾ ਹੈ। ਇਕ _ਬਿਜੁਛਟਾ 
(ਨਾਂ ਦੀ ਸਹੇਲੀ ਦੇ) ਦੰਦ ਅਨਾਰ _(ਦੇ ਦਾਣਿਆਂ ਵਰਗੇ ਹਨ) ਅਤੇ ਜਿਸ ਦੇ ਬਰਾਬਰ 
ਰਤੀ _(ਕਾਮਦੇਵ ਦੀ ਪਤਨੀ) _ਵੀ ਕੁਝ ਨਹੀਂ _ਹੈ। ਜਿਸ ਨੂੰ ਵੇਖ ਕੇ ਬਿਜਲੀ ਅਤੇ ਹਿਰਨ 
ਦੀ _ਹਿਰਨੀ ਸ਼ਰਮਸਾਰ ਹੁੰਦੀਆਂ ਹਨ ਅਤੇ (ਉਨ੍ਹਾਂ ਦੇ ਮਨ ਦਾ ਹੰਕਾਰ) ਚੂਰ ਚੂਰ _ਹੋ_ ਜਾਂਦਾ 
ਹੈ। ਕਵੀ ਸ਼ਿਆਮ ਉਨ੍ਹਾਂ ਦੀ ਕਥਾ ਕਹਿੰਦੇ ਹਨ (ਕਿ ਉਹ) ਸਾਰੀਆਂ ਸ੍ਰੀ ਕ੍ਰਿਸ਼ਨ ਦੇ ਸਰੂਪ 
ਨੂੰ ਵੇਖ _ਕੇ _ਮੋਹਿਤ ਹੋ ਰਹੀਆਂ _ਹਨ।੫੬੨। 


੧੯੨ 


ਸੀ _ਦਸਮ-ਗ੍ਰੰਥ _ਸਾਹਿਬ 


ਬਿਿਖਭਾਨੁ ਸੁਤਾ ਹਸਿ ਬਾਤ ਕਹੀ ਤਿਹ ਕੇ ਸੰਗ ਜੋ ਹਰਿ ਅਤਿ ਅਗਾਧੋ। 
ਸ੍ਯਾਮ ਕਹੈ ਬਤੀਯਾ ਹਰਿ ਕੋ ਸੰਗ ਐਸੇ ਕਹੀ ਪਟ ਕੋ ਤਜਿ ਰਾਧੋ। 


ਰਾਸ ਬਿਥੈ ਤੁਮ ਨਾਚਹੁ ਜੁ ਤਜ ਕੈ ਅਤਿ ਹੀ ਮਨ ਲਾਜ ਕੋ_ਬਾਧੋ। 
ਤਾ ਮੁਖ ਕੀ ਛਬਿ ਯੌ ਪੁਗਟੀ ਮਨੋ ਅਭੂਨ ਤੇ ਨਿਕਸਿਯੋ ਸਸਿ ਆਧੋ। ੫੬੩। 


ਜਿਨ ਕੇ ਸਿਰਿ ਸੇਂਧਰ ਮਾਗ _ਬਿਰਾਜਤ _ਰਾਜਤ ਹੈ ਬਿੰਦੂਆ ਜਿਨ ਪੀਲੇ। 
ਕੰਚਨ ਭਾ ਅਰੁ ਚੰਦੂ ਪੂਭਾ ਜਿਨ ਕੇ ਤਨ ਲੀਨ ਸਭੈ ਫੁਨਿ ਲੀਲੇ। 
ਏਕ ਧਰੇ ਸਿਤ ਸੁੰਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ। 
ਸ੍ਯਾਮ ਕਹੇ ਸੋਊ ਰੀਝ ਰਹੈ ਪਿਖਿ ਕੈ ਦ੍ਰਿਗ ਕੰਜ ਸੇ ਕਾਨ੍ਹ _ਰਸੀਲੇ। ੫੬੪। 


ਸਭ _ਗ੍ਰਾਰਨਿਯਾ ਤਹ _ਖੇਲਤ ਹੈ ਸੁਭ _ਅੰਗਨ ਸੁੰਦਰ ਸਾਜ ਕਈ। 

ਸੋਊ ਰਾਸ ਬਿਖੈ ਤਹ ਖੇਲਤ ਹੈ ਹਰਿ ਸੋ ਮਨ ਮੈ ਅਤਿ ਹੀ ਉਮਈ। 

ਕਬਿ ਸ੍ਯਾਮ ਕਹੈ ਤਿਨ ਕੀ ਉਪਮਾ ਜੁ ਹੁਤੀ ਤਹ ਗ੍ਰਾਰਿਨ ਰੂਪ ਰਈ। 

ਮਨੋ _ਸ੍ਯਾਮਹਿ ਕੋ ਤਨ ਗੋਰਿਨ ਪੇਖਿ ਕੈ ਸ੍ਯਾਮਹਿ ਸੀ ਸਭ ਹੋਇ ਗਈ। ੫੬੫। 


ਕੇਲ ਕੈ ਰਾਸ ਮੈ ਰੀਝ ਰਹੀ ਕਬਿ ਸ੍ਯਾਮ ਕਹੈ ਮਨ ਆਨੰਦ ਕੈ ਕੈ। 
ਚੰਦੂਮੁਖੀ ਤਨ ਕੰਚਨ ਭਾ ਹਸਿ ਸੁੰਦਰ ਬਾਤ ਕਹੀ ਉਮਗੈ ਕੈ। 

ਪੇਖਤ ਮੂਰਤਿ ਭੀ ਰਸ ਕੇ ਬਸਿ ਆਪਨ ਤੇ ਬਢ ਵਾਹਿ ਲਖੈ_ਕੈ। 

ਜਿਉਂ ਮਿਰਿਗਨੀ ਮ੍ਰਿਗ ਪੇਖਤ ਤਿਉ ਬ੍ਰਿਖਭਾਨ ਸੁਤਾ ਭਗਵਾਨ _ਚਿਤੈ ਕੈ। ੫੬੬। 


ਬ੍ਰਿਖਭਾਨੁ ਸੁਤਾ ਪਿਖਿ ਰੀਝ ਰਹੀ ਅਤਿ ਸੁੰਦਰਿ ਸੁੰਦਰ ਕਾਨ੍ਹ ਕੋ _ਆਨਨ। 
ਰਾਜਤ ਤੀਰ ਨਦੀ ਜਿਹ ਕੇ ਸੁ ਬਿਰਾਜਤ ਫੂਲਨ ਕੇ ਜੁਤ _ਕਾਨਨ। 
ਨੈਨ ਕੈ ਭਾਵਨ ਸੋ ਹਰਿ ਕੋ ਮਨੁ ਮੋਹਿ ਲਇਓ ਰਸ ਕੀ ਅਭਿਮਾਨਨ। 
ਜਿਉਂ ਰਸ ਲੋਗਨ ਭਉਹਨ ਲੈ ਧਨੁ _ਨੈਨਨ ਸੈਨ ਸੁ _ਕੰਜ ਸੇ _ਬਾਨਨ। ੫੬੭। 


ਕਾਨ੍ਹ ਸੋ ਪ੍ਰੀਤਿ ਬਢੀ ਤਿਨ ਕੀ ਨ ਘਟੀ ਕਛੁ ਹੈ ਬਢਹੀ ਸੁ ਭਈ ਹੈ। 
ਡਾਰ ਕੈ ਲਾਜ ਸਭੈ ਮਨ ਕੀ ਹਰਿ ਕੈ ਸੈਗਿ ਖੇਲਨ ਕੋ ਉਮਈ ਹੈ। 

ਸ੍ਯਾਮ ਕਹੈ ਤਿਨ ਕੀ ਉਪਮਾ ਅਤਿ ਹੀ ਜੁ ਤੂਰੀਆ ਅਤਿ ਰੂਪ ਰਈ ਹੈ। 
ਸੁੰਦਰ ਕਾਨ੍ਹ ਕੌ ਪਿਖਿ ਕੈ ਤਨਮੈ ਸਭ ਗ੍ਰਾਰਿਨ ਹੋਇ ਗਈ ਹੈ। ੫੬੮। 


ਕ੍ਰਿਸਨਾਵਤਾਰ ੧੯੩ 


ਜੋ ਹਰਿ (ਸ੍ਰੀ ਕ੍ਰਿਸ਼ਨ) ਅੰਤ ਵਜੋਂ _ਅਗਾਧ ਹੈ, ਉਸ ਨੇ ਹਸ ਕੇ ਰਾਧਾ ਨੂੰ ਕਿਹਾ। 
(ਕਵੀ) _ਸ਼ਿਆਮ _ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ (ਰਾਧਾ ਨੂੰ) ਇਸ ਤਰ੍ਹਾਂ _ਕਿਹਾ--ਹੇ ਰਾਧਾ! 
(ਤੂੰ ਸਿਰ ਦਾ) ਬਸਤ੍ਰ _(ਭਾਵ ਚੁੰਨੀ) ਉਤਾਰ ਕੇ ਰਾਸ ਵਿਚ ਨਚ ਅਤੇ ਮਨ ਵਿਚਲੇ ਲਾਜ 
ਦੇ ਬੰਧਨ ਨੂੰ ਛਡ ਦੇ। ਉਸ ਦੇ ਮੁਖ ਦੀ ਚਮਕ ਇਸ ਤਰ੍ਹਾਂ ਪ੍ਰਗਟ ਹੋਈ ਹੈ ਮਾਨੋ _ਬਦਲਾਂ 
ਵਿਚ _ਅੱਧਾ _ਚੰਦੂਮਾ _ਨਿਕਲਿਆ _ਹੋਵੇ।੫੬੩। 

ਜਿਨ੍ਹਾਂ ਦੀ ਸਿਰ ਦੀ ਮਾਂਗ _ਵਿਚ _ਸੰਧੂਰ ਸ਼ੋਭਦਾ ਹੈ ਅਤੇ ਜਿਨ੍ਹਾਂ ਦੇ (ਮੌਥੇ ਉਤੇ) 
ਪੀਲੇ ਰੰਗ _ਦੀਆਂ _ ਬਿੰਦੀਆਂ _ਸਜਦੀਆਂ _ਹਨ। _ਫਿਰ _ਸੂਰਨ ਪ੍ਰਭਾ _('ਕੰਚਨ ਭਾ”) ਅਤੇ 
ਚੰਦ੍ਪ੍ਰਭਾ _(ਇਤਨੀਆਂ ਸੁੰਦਰ _ਹਨ ਕਿ) ਜਿਨ੍ਹਾਂ ਦੇ _ਸ਼ਰੀਰ ਨੇ _ਸਭ _ਦੀ (ਖ਼ੂਬਸੂਰਤੀ ਨੂੰ) 
ਨਿਗਲ ਲਿਆ ਹੈ। ਇਕ ਨੇ ਸਫ਼ੈਦ ਰੰਗ ਦਾ ਸਾਜ ਕੀਤਾ ਹੋਇਆ ਹੈ, ਇਕ ਨੇ ਲਾਲ 
ਨੇ ਨੀਲੇ ਰੰਗ _(ਦਾ ਬਾਣਾ) ਧਾਰਨ ਕੀਤਾ ਹੋਇਆ _ਹੈ। (ਕਵੀ) 
ਸ਼ਿਆਮ ਕਹਿੰਦੇ ਹਨ, ਉਹ ਸਾਰੀਆਂ ਸ੍ਰੀ ਕ੍ਰਿਸ਼ਨ ਦੇ ਕਮਲ ਦੇ ਰਸ ਨਾਲ ਭਰੇ ਹੋਏ ਨੈਣਾਂ 
ਨੂ ਰਹੀਆਂ _ਹਨ।੫੬੪। 

ਆਪਣੇ _ ਕੋਮਲ _ ਅੰਗਾਂ _ਉਤੇ _ ਸੁੰਦਰ _ ਸ਼ਿੰਗਾਰ _ਕਰ _ਕੇ _ਸਾਰੀਆਂ _ਗੋਪੀਆਂ ਉਥੇ 
ਖੇਡਦੀਆਂ _ਹਨ। _ਉਹੀ ਉਥੇ _ਰਾਸ _ਖੇਡਦੀਆਂ ਹਨ, (ਜਿਨ੍ਹਾਂ ਦੇ) ਮਨ ਵਿਚ ਸ੍ਰੀ ਕ੍ਰਿਸ਼ਨ ਨੂੰ 
(ਮਿਲਣ ਦੀ) ਬਹੁਤ ਉਮੰਗ ਹੈ। _ਕਵੀ ਸ਼ਿਆਮ ਉਨ੍ਹਾਂ ਦੀ ਉਪਮਾ ਕਹਿੰਦੇ ਹਨ ਕਿ _ਉਹ 
ਗੋਪੀਆਂ ਉਸ (ਸ੍ਰੀ ਕ੍ਰਿਸ਼ਨ) ਦਾ ਰੂਪ ਹੀ ਹੋ ਕੇ ਰਹਿ ਗਈਆਂ _ਹਨ। (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਸ਼ਿਆਮ (ਸ੍ਰੀ ਕ੍ਰਿਸ਼ਨ) ਦੇ ਸ਼ਰੀਰ ਨੂੰ ਵੇਖ _ਕੇ ਸਾਰੀਆਂ ਗੋਰੇ _ਰੰਗ _ਵਾਲੀਆਂ 
(ਗੋਪੀਆਂ) ਸ਼ਿਆਮ _ (ਦੇ ਕਾਲੇ ਰੰਗ _ ਵਾਲੀਆਂ) ਹੋ ਗਈਆਂ _ ਹੋਣ।੫੬੫। 

ਕਵੀ ਸ਼ਿਆਮ ਕਹਿੰਦੇ ਹਨ, (ਜੋ) ਰਾਸ ਦੀ ਖੇਡ ਕਰ ਕੇ ਅਤੇ ਮਨ ਵਿਚ ਆਨੰਦਿਤ 
ਹੋ ਕੇ ਪੁਸੰਨ ਹੋ ਰਹੀ ਹੈ; (ਜਿਸ ਦਾ) ਮੁਖ ਚੰਦੂਮਾ ਵਰਗਾ ਅਤੇ ਸ਼ਰੀਰ ਸੋਨੇ ਦੇ ਸਮਾਨ 
ਹੈ, (ਉਸ ਨੇ) ਉਮੰਗ ਨਾਲ ਭਰ ਕੇ ਅਤੇ ਹਸ ਕੇ ਸੁੰਦਰ ਗੱਲ ਕਹੀ ਹੈ। (ਸ੍ਰੀ ਕ੍ਰਿਸ਼ਨ 
ਦੇ) ਸਰੂਪ ਨੂੰ ਵੇਖ ਕੇ ਅਤੇ (ਉਸ ਨੂੰ) ਆਪਣੇ ਤੋਂ ਜ਼ਿਆਦਾ (ਸੁੰਦਰ) ਜਾਣ ਕੇ, (ਉਸ 
ਦੇ) ਪ੍ਰੇਮ-ਰਸ ਦੇ ਵਸ ਵਿਚ ਹੋ ਗਈ ਹੈ (ਅਰਥਾਤ ਗ਼ਰਕ ਹੋ ਗਈ ਹੈ)। ਜਿਵੇਂ ਹਿਰਨੀ 
ਹਿਰਨ ਨੂੰ (ਪ੍ਰੇਮ ਨਾਲ) ਵੇਖਦੀ ਹੈ, ਤਿਵੇਂ ਰਾਧਾ ਸ੍ਰੀ ਕ੍ਰਿਸ਼ਨ ਨੂੰ ਵੇਖ _ਰਹੀ _ਹੈ।੫੬੬। 


ਅਤਿ ਸੁੰਦਰ ਸ੍ਰੀ ਕ੍ਰਿਸ਼ਨ ਦੇ ਸੁੰਦਰ ਮੁਖ ਨੂੰ ਵੇਖ ਕੇ ਰਾਧਾ ਰੀਝ ਰਹੀ ਹੈ। ਜਿਸ 
ਨਦੀ (ਜਮਨਾ) ਦੇ ਦੁਆਲੇ ਫੁਲਾਂ ਨਾਲ _ਭਰਿਆ ਜੰਗਲ ਸੁਸ਼ੋਭਿਤ ਹੈ, ਜੋ ਉਸ ਦੇ ਕੰਢੇ 
ਬੈਠਾ ਹੈ, ਉਸ ਸ੍ਰੀ ਕ੍ਰਿਸ਼ਨ ਨੂੰ (ਪ੍ਰੇਮ) ਰਸ ਦੀ ਅਭਿਮਾਨਿਨੀ (ਰਾਧਾ _ਨੇ) ਅੱਖਾਂ ਦੇ ਭਾਵਾਂ 
(ਅਥਵਾ ਸੈਕੇਤਾਂ) ਨਾਲ (ਕ੍ਰਿਸ਼ਨ ਦਾ) ਮਨ ਮੋਹ ਲਿਆ ਹੈ। ਜਿਵੇਂ (ਪ੍ਰੇਮ) ਰਸ ਵਾਲੇ ਲੋਗਾਂ 
ਭੋਆਂ ਦੀ _ਕਮਾਨ ਵਿਚ ਕਮਲ _ਵਰਗੇ _ ਨੈਣਾਂ ਦੀ _ਸੈਨਤਾਂ ਦੇ ਤੀਰਾਂ ਨਾਲ _(ਸੁੰਦਰੀਆਂ 
ਹ _ਲੈੱਦੀਆਂ _ ਹਨ)।੫੬੭। 
ਉਸ ਦੀ ਸ੍ਰੀ ਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੀਤ ਹੋ__ਗਈ ਹੈ, ਜੋ ਘਟੀ 
(ਸਗੋਂ) ਅਗੇ ਨਾਲੋਂ ਵਧੀ ਹੀ _ਹੈ। ਸਾਰੀਆਂ _(ਗੋਪੀਆਂ) ਮਨ ਦੀ ਲਾਜ ਨੂੰ ਛਡ ਕੇ ਸ੍ਰੀ 
ਦੀ 
ਸ੍ਰੀ 
ਹੋ 


ਨੂ 
ਮੌ 


ਕ੍ਰਿਸ਼ਨ _ਨਾਲ _ਖੇਡਣ _ਲਈ _ ਉਮਗ _ ਪਈਆਂ _ਹਨ। (ਕਵੀ) ਸ਼ਿਆਮ ਉਨ੍ਹਾਂ 
ਕਹਿੰਦੇ _ਹਨ ਜੋ ਇਸਤਰੀਆਂ _(ਗੋਪੀਆਂ) ਅਤਿ _ ਸੁੰਦਰ _ਰੂਪ _ਵਾਲੀਆਂ _ਹਨ। 
ਦੇ ਸੁੰਦਰ ਰੂਪ ਨੂੰ ਵੇਖ ਕੇ (ਉਹ) ਸਾਰੀਆਂ _ਗੋਪੀਆਂ (ਉਸ ਨਾਲ) ਇਕਮਿਕ 
ਹਨ।੫੬੮। 


੧੯੪ 


ਸੀ _ਦਸਮ-ਗ੍ਰੰਥ _ਸਾਹਿਬ 


ਨੈਨ ਮ੍ਰਿਗੀ ਤਨ ਕੰਚਨ ਕੇ ਸਭ ਚੰਦੂਮੁਖੀ ਮਨੋ ਸਿੰਧੁ ਰਚੀ ਹੈ। 

ਜਾ ਸਮ ਰੂਪ ਨ ਰਾਜਤ ਹੈ ਰਤਿ ਰਾਵਨ ਤ੍ਰੀਯ ਨ ਅਉਰ ਸਚੀ ਹੈ। 

ਤਾ ਮਹਿ ਰੀਝ ਮਹਾ ਕਰਤਾਰ ਕ੍ਰਿਪਾ ਕਟਿ ਕੇਹਰ ਕੈ ਸੁ ਗਚੀ ਹੈ। 

ਤਾ ਸੰਗ ਪ੍ਰੀਤਿ ਕਹੈ ਕਬਿ ਸ੍ਯਾਮ ਮਹਾ ਭਗਵਾਨਹਿ ਕੀ ਸੁ ਮਚੀ ਹੈ। ੫੬੯। 


ਰਾਗਨ ਅਉਰ _ਸੁਭਾਵਨ ਕੀ ਅਤਿ _ਗਾਰਨ ਕੀ ਤਹ ਮਾਡ _ਪਰੀ। 

ਬ੍ਰਿਜ ਗੀਤਨ ਕੀ ਅਤਿ ਹਾਸਨ ਸੋ ਜਹ ਖੇਲਤ ਭੀ ਕਈ ਏਕ ਘਰੀ। 

ਗਾਵਤ ਏਕ _ਬਜਾਵਤ ਤਾਲ ਕਹੈ ਇਕ _ਨਾਚਹੁ ਆਇ ਅਰੀ। 

ਕਬਿ ਸ੍ਯਾਮ ਕਹੈ ਤਿਹ ਠਉਰ ਬਿਖੈ ਜਿਹ ਠਉਰ ਬਿਖੈ ਹਰਿ ਰਾਸ ਕਰੀ।੫੭0। 


ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ ਖੇਲਤ ਰਾਸ ਬਿਖੈ ਬਿਧਿ ਆਛੀ। 
ਇੰਦੂ ਸਭਾ ਜਿਹ ਸਿੰਧੁ ਸੁਤਾ ਜਿਮ _ਖੇਲਨ ਕੇ ਹਿਤ ਕਾਛਨ ਕਾਛੀ। 
ਕੈ ਇਹ ਕਿੰਨਰ ਕੀ ਦੁਹਿਤਾ ਕਿਧੌ ਨਾਗਨ ਕੀ _ਕਿਧੋ ਹੈ ਇਹ ਤਾਛੀ। 


ਰਾਸ ਬਿਖੈ ਇਮ ਨਾਚਤ ਹੈ ਜਿਮ ਕੇਲ ਕਰੈ ਜਲ ਭੀਤਰ ਮਾਛੀ। ੫੭੧। 


ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ ਮਧਿਮ ਲਾਗਤ ਜੋਤਿ ਸਸੀ ਹੈ। 
ਭਉਰਨ ਭਾਇ ਸੋ ਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ_ਹੈ। 

ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹ ਕੀ ਸਭ ਭਾਤਿ ਬਸੀ ਹੈ। 

ਜਿਉ ਮਧੁ ਬੀਚ ਫਸੈ ਮਖੀਆ ਮਤਿ ਲੋਗਨ ਕੀ ਇਹ ਭਾਤਿ ਫਸੀ ਹੈ। ੫੭੨। 


ਫਿਰਿ ਸੁੰਦਰ ਆਨਨ ਤੇ ਹਰਿ ਜੂ ਬਿਧਿ ਸੁੰਦਰ ਸੋ_ਇਕ ਤਾਨ ਬਸਾਯੋ। 
ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਕੀ ਸੁਰ ਭੀਤਰ ਗਾਯੋ। 

ਸੋ ਅਪਨੇ ਸੁਨ ਸੂਉਨਨ ਮੈ ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ _ਪਾਯੋ। 
ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੈ ਜਿਨ ਹੂੰ ਸੁਨਿ ਪਾਯੋ। ੫੭੩॥। 


ਤਹ ਗਾਵਤ ਗੀਤ ਭਲੈ ਹਰਿ ਜੂ ਕਬਿ ਸ੍ਯਾਮ ਕਹੈ ਕਰਿ ਭਾਵ ਛਬੈ। 
ਮੁਰਲੀ ਜੁਤ ਗੂਰਨਿ ਭੀਤਰ ਰਾਜਤ ਜ੍ਰਯੋਮ੍ਰਿਗਨੀ ਮ੍ਰਿਗ ਬੀਚ _ਫਬੈ। 
ਜਿਹ ਕੋ ਸਭ ਲੋਗਨ ਮੈ ਜਸੁ ਗਾਵਤ ਛੂਟਤ ਹੈ ਤਿਨ ਤੇ ਨ ਕਬੈ। 
ਤਿਨਿ ਖੇਲਨ ਕੋ ਮਨ ਗੋਪਿਨ ਕੋ ਛਿਨ ਬੀਚ ਲੀਯੋ ਫੁਨਿ ਚੋਰ ਸਬੈ। ੫੭੪। 


ਕਬਿ ਸ੍ਯਾਮ ਕਹੈ ਉਮਾ ਤਿਹ ਕੀ ਜਿਨ ਜੋਬਨ ਰੂਪ ਅਨੂਪ ਗਹਿਯੋ_ਹੈ। 
ਜਾ ਮੁਖ ਦੇਖਿ ਅਨੰਦ ਬਢਿਯੋ ਜਿਹ ਕੋ ਸੁਨਿ ਸੁਉਨਨ ਸੋਕ ਦਹਿਯੋ_ਹੈ। 


ਕ੍ਰਿਸਨਾਵਤਾਰ ੧੯੫ 


(ਸਾਰੀਆਂ _ਗੋਪੀਆਂ ਦੀਆਂ) ਅਖੀਆਂ _ਹਿਰਨੀ ਵਰਗੀਆਂ, ਸ਼ਰੀਰ ਸੋਨੇ ਰੰਗੇ, _ਚੰਦੂਮਾ 
ਜਿਹੇ ਮੁਖ _ਵਾਲੀਆਂ, ਮਾਨੋ ਸਾਰੀਆਂ ਸਮੁੰਦਰ ਦੀ ਰਚੀ _ਹੋਈ (ਲੱਛਮੀ) ਦੇ ਸਮਾਨ _ਹੋਣ। 
ਜਿਨ੍ਹਾਂ ਦੇ ਸਮਾਨ 'ਰਤੀ” ਦਾ ਰੂਪ ਵੀ ਨਹੀਂ ਸ਼ੋਭਦਾ ਅਤੇ ਰਾਵਣ ਦੀ ਪਤਨੀ (ਮੰਦੋਦਰੀ) 
ਅਤੇ ਸਚੀ _(ਇੰਦ੍ਰਾਣੀ) ਵੀ (ਉਨ੍ਹਾਂ ਵਰਗੀਆਂ) ਨਹੀਂ _ਹਨ। ਉਨ੍ਹਾਂ ਉਤੇ ਪ੍ਰਸੰਨ ਹੋਕੇ ਅਤੇ 
ਕ੍ਰਿਪਾ ਕਰ ਕੇ ਬੁਹਮਾ (ਮਹਾ ਕਰਤਾਰ”) ਨੇ ਸ਼ੇਰ _ਵਰਗੀਆਂ _ (ਪਤਲੀਆਂ) _ਕਮਰਾਂ 
ਬਣਾਈਆਂ _ਹਨ। _ਕਵੀ ਸ਼ਿਆਮ _ਕਹਿੰਦੇ ਹਨ, ਉਨ੍ਹਾਂ _ਨਾਲ ਸ੍ਰੀ ਕ੍ਰਿਸ਼ਨ ਦੀ ਡੂੰਘੀ ਪ੍ਰੀਤ 
ਪੈ ਗਈ _ਹੈ।੫੬੯। 

ਰਾਗਾਂ ਅਤੇ _ਹਾਵਾਂ-ਭਾਵਾਂ ਦੀ ਅਤੇ ਗਾਲ੍ਹਾਂ ਦੀ (ਉਥੇ) _ਵਾਛੜ _('ਮਾਡ”) ਪੈ ਰਹੀ 
ਹੈ। ਬੂਜ ਦੇ ਗੀਤਾਂ ਅਤੇ ਹਾਸਿਆਂ ਨਾਲ _(ਗੋਪੀਆਂ) ਉਥੇ ਕਈ ਘੜੀਆਂ _ਖੇਡਦੀਆਂ ਰਹੀਆਂ 
ਹਨ। (ਕਈ) ਇਕ ਗਾਉਂਦੀਆਂ _ਹਨ, _ਇਕ _ਤਾੜੀਆਂ _ਵਜਾਉਂਦੀਆਂ _ਹਨ, _ਇਕ _ (ਦੂਜੀਆਂ 
ਨੂੰ) ਕਹਿੰਦੀਆਂ ਹਨ -- _ਅੜੀਓ! ਆ ਕੇ ਨਚੋ। ਕਵੀ ਸ਼ਿਆਮ ਕਹਿੰਦੇ ਹਨ, _ਉਸ _ਸਥਾਨ 
ਤੇ (ਅਜਿਹਾ ਕੁਝ ਹੋ ਰਿਹਾ ਹੈ), ਜਿਸ ਸਥਾਨ ਉਤੇ ਸ੍ਰੀ ਕ੍ਰਿਸ਼ਨ ਨੇ ਰਾਸ ਮਚਾਈ ਹੈ।੫੭0। 

ਸੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ _ਕਰ ਕੇ ਸਾਰੀਆਂ _ਗੋਪੀਆਂ ਰਾਸ _ਵਿਚ ਚੰਗੀ 
ਤਰ੍ਹਾਂ _ਨਾਲ _ਖੇਡਦੀਆਂ _ਹਨ। ਜਿਵੇਂ ਇੰਦਰ ਦੀ ਸਭਾ _ਵਿਚ _'ਰੰਭਾ” _('ਸਿੰਧ ਸੁਤਾ”) ਖੇਡਣ 
ਲਈ ਸਾਂਗ _ਧਾਰਦੀ ਹੈ। ਜਾਂ ਇਹ ਕਿੰਨਰਾਂ ਦੀ ਲੜਕੀ ਹੈ ਜਾਂ _ਨਾਗਾਂ ਦੀ (ਪੁੱਤਰੀ) ਹੈ 
ਜਾਂ ਇਹ ਤੱਛਕ (ਨਾਗ) _ਦੀ ਲੜਕੀ ਹੈ। (ਉਹ) ਰਾਸ ਵਿਚ ਇਸ ਤਰ੍ਹਾਂ ਨਚਦੀਆਂ _ਹਨ 
ਜਿਵੇ ਜਲ ਵਿਚ _ ਮਛਲੀਆਂ _ ਕੇਲ _ ਕਰਦੀਆਂ _ ਹਨ।੫੭੧। 

ਜਿਨ੍ਹਾਂ ਦੇ ਮੁਖ ਦੀ ਸੁੰਦਰ ਚਮਕ ਨੂੰ ਵੇਖ ਕੇ ਚੰਦ੍ਰਮਾ ਦੀ ਜੋਤਿ ਮਧਮ _ਲਗਦੀ 
ਹੈ। _ਭੌਆਂ ਦੇ ਹਾਵਾਂ ਭਾਵਾਂ ਨਾਲ _ਇੰਜ ਸ਼ੋਭਾ ਪਾ ਰਹੀਆਂ ਹਨ ਮਾਨੋ _ਕਾਮਦੇਵ ਨੇ _ਕਸ 
ਕੇ ਕਮਾਨ _ਤਾਣ ਲਈ ਹੋਵੇ। ਉਸ ਦੇ ਹੀ ਸੁੰਦਰ ਮੁਖ _ਉਤੇ _ਸਾਰਿਆਂ ਤਰ੍ਹਾਂ ਦੇ ਰਾਗਾਂ 
ਦੀ ਸੁਰ ਵਸ ਰਹੀ ਹੈ। ਜਿਵੇਂ ਸ਼ਹਿਦ (ਦੇ _ਛਤੇ) ਵਿਚ _ਮੌਖੀਆਂ _ਫਸੀਆਂ ਹੁੰਦੀਆਂ ਹਨ, 
ਉਸੇ ਤਰ੍ਹਾਂ ਲੋਕਾਂ ਦੀ ਮਤ (ਇਸ ਦੇ ਰੂਪ ਵਿਚ) ਫਸੀ ਹੋਈ ਹੈ।੫੭੨। 

ਫਿਰ ਸ੍ਰੀ ਕ੍ਰਿਸ਼ਨ ਨੇ ਆਪਣੇ ਮੁਖ ਤੋਂ ਬੜੀ ਸੁੰਦਰ ਵਿਧੀ ਨਾਲ (ਰਾਗ ਦੀ) ਇਕ 
ਤਾਨ ਸ਼ੁਰੂ _ਕੀਤੀ। _ਸੋਰਠ, ਸਾਰੰਗ, ਸ਼ੁੱਧ _ਮਲ੍ਹਾਰ, ਬਿਲਾਵਲ _ਦੀ ਸੁਰ _(ਉਸ _ਸੁਰ) ਵਿਚ 
(ਮਿਲਾ ਕੇ) ਗਾਈ ਹੈ। _ਉਸ (ਸੁਰ) ਨੂੰ ਆਪਣੇ _ਕੰਨਾਂ ਨਾਲ ਸੁਣ ਕੇ ਬੂਜ ਦੀਆਂ _ਗੋਪੀਆਂ 
ਨੇ ਬਹੁਤ ਹੀ ਸੁਖ ਪਾਇਆ ਹੈ। ਬਨ ਦੇ ਪੰਛੀ ਅਤੇ ਹਿਰਨ ਮੋਹਿਤ ਹੋ ਗਏ (ਅਤੇ ਹੋਰ 
ਵੀ) ਜਿਨ੍ਹਾਂ ਨੇ ਇਸ (ਸੁਰ) ਨੂੰ ਸੁਣ ਲਿਆ ਹੈ।੫੭੩। 

ਕਵੀ ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਸੁੰਦਰ ਹਾਵ-ਭਾਵ ਕਰ _ਕੇ _ਚੌਗੇ 
ਚੰਗੇ _ਗੀਤ _ਗਾਉਂਦੇ _ਹਨ। _(ਸ੍ਹੀ ਕ੍ਰਿਸ਼ਨ) ਮੁਰਲੀ ਸਹਿਤ ਉਨ੍ਹਾਂ _ਗੋਪੀਆਂ ਵਿਚ ਬੈਠੇ ਹੋਏ 
ਹਨ ਜਿਵੇਂ _ਹਿਰਨੀਆਂ _ਵਿਚ _ਹਿਰਨ _ਸ਼ੋਭਦਾ _ਹੈ। _ਜਿਸ _ਦਾ ਯਸ਼ ਸਾਰਿਆਂ ਲੋਕਾਂ ਵਿਚ 
ਗਾਇਆ ਜਾਂਦਾ ਹੈ, (ਉਹ) ਉਨ੍ਹਾਂ _(ਗੋਪੀਆਂ) ਤੋਂ ਕਦੇ ਵੀ ਛੁਟ ਨਹੀਂ _ਸਕਦਾ। ਉਸ ਨੇ 
ਖੇਡਣ ਲਈ, _ ਛਿਣ _ਭਰ ਵਿਚ ਸਾਰੀਆਂ _ਗੋਪੀਆਂ _ਦਾ ਮਨ ਚੁਰਾ _ਲਿਆ _ਹੈ।੫੭੪। 

ਕਵੀ ਸ਼ਿਆਮ ਉਸ _ਦੀ ਉਪਮਾ ਕਹਿੰਦੇ ਹਨ, ਜਿਸ ਨੇ ਜੋਬਨ ਅਤੇ ਰੂਪ _ਅਨੂਪਮ 
ਕੀਤਾ ਹੋਇਆ ਹੈ। ਜਿਸ ਦਾ ਮੁਖ ਵੇਖ ਕੇ (ਮਨ ਵਿਚ) ਆਨੰਦ ਵਧ ਜਾਂਦਾ ਹੈ ਅਤੇ 
ਜਿਸ ਦੇ (ਬੋਲਾਂ ਨੂੰ) ਕੰਨਾਂ ਨਾਲ ਸੁਣ ਕੇ _ (ਮਨ ਦੇ) ਦੁਖ ਨਸ਼ਟ ਹੋ ਜਾਂਦੇ ਹਨ। ਆਨੰਦਿਤ 


੧੯੬ 


ਸੀ _ਦਸਮ-ਗ੍ਰੰਥ _ਸਾਹਿਬ 


ਆਨੰਦ ਕੈ ਬ੍ਰਿਖਭਾਨੁ ਸੁਤਾ ਹਰਿ ਕੇ ਸੰਗ ਜ੍ਰਾਬ ਸੁ ਐਸ ਕਹਿਯੋ ਹੈ। 


ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ। ੫੭੫। 


ਗ੍ਰਾਰਨੀਯਾ ਮਿਲ ਕੈ ਸੈਗਿ ਕਾਨ੍ਹ ਕੈ ਖੇਲਤ ਹੈ ਕਬਿ ਸ੍ਯਾਮ ਸਬੈ। 

ਨ ਰਹੀ ਤਿਨ ਕੋ ਸੁਧਿ ਅੰਗਨ ਕੀ ਨਹਿ ਚੀਰਨ ਕੀ ਤਿਨ ਕੋ ਸੁ ਤਬੈ। 
ਸੁ ਗਨੋ ਕਹ ਲਉ ਤਿਨ ਕੀ ਉਪਮਾ ਅਤਿ ਹੀ ਗਨ ਮੈ ਮਨਿ ਤਾ ਕੀ ਛਬੈ। 
ਮਨ _ਭਾਵਨ ਗਾਵਨ ਕੀ ਚਰਚਾ ਕਛੁ _ਥੋਰੀਯੈ ਹੈ ਸੁਨਿ ਲੇਹੁ ਅਬੈ। ੫੭੬। 


ਕਾਨੂ ਤੇ ਝਾਲਾ 

ਦੰਹਰਾ 
ਬਾਤ ਕਹੀ ਤਿਨ ਸੋ ਕ੍ਰਿਸਨ ਅਤਿ ਹੀ ਬਿਹਸਿ ਕੈ ਚੀਤਿ। 
ਮੀਤ ਰਸਹਿ ਕੀ ਰੀਤਿ ਸੋ ਕਹਿਯੋ ਸੁ ਗਾਵਹੁ ਗੀਤ। ੫੭੭। 


ਰਾਮ ਬਲੀ ਜਗ _ਜੀਤਿ ਮਰਿਯੋ ਸੁ _ਧਰਿਯੋ ਅਤਿ ਸੀਲਾ। 
ਗੀਤ ਭਲੀ ਬਿਧਿ ਸੋ ਫੁਨਿ ਗ੍ਰਾਰਿਨ ਬੀਚ ਕਰੈ ਰਸ ਲੀਲਾ। 
ਜਿਹ ਕੋ ਤਨ ਸ੍ਯਾਮ ਬਿਰਾਜਤ ਊਪਰ ਕੋ ਪਟ _ਪੀਲਾ। 
ਸੈਗਿ ਗੋਪਿਨ ਕੈ ਕਬਿ ਸ੍ਯਾਮ ਕਹੈ ਜਦੁਰਾਇ _ਹਠੀਲਾ। ੫੭੯। 


ਬੋਲਤ ਹੈ ਜਹ ਕੋਕਿਲਕਾ ਅਰੁ ਸੋਰ ਕਰੈ ਚਹੂੰ ਓਰ ਰਟਾਸੀ। 

ਸ੍ਯਾਮ ਕਹੈ ਤਿਹ ਸ੍ਯਾਮ ਕੀ ਦੇਹ ਰਜੈ ਅਤਿ ਸੁੰਦਰ ਮੈਨ ਘਟਾ ਸੀ। 
ਇਤ 
ਤਾ ਮਹਿ ਯੋ ਜੋ ਬਰਿਖਭਾਨ ਸੁਤਾ ਦਮਕੈ ਮਨੋ ਸੁੰਦਰ ਬਿ _ਛਟਾ ਸੀ ੫੮0। 


ਅੰਜਨ ਹੈ ਜਿਹ ਆਖਨ ਮੈ ਅਰੁ ਬੇਸਰ ਕੋ ਜਿਹ ਭਾਵ ਨਵੀਨੋ। 
ਜਾ ਮੁਖ ਕੀ ਸਮ ਚੰਦ ਪ੍ਰਭਾ ਜਸੁ ਤਾ ਛਬਿ ਕੋ ਕਬਿ ਨੇ ਲਖਿ ਲੀਨੋ। 


ਕ੍ਰਿਸਨਾਵਤਾਰ ੧੯੭ 


ਹੋ ਕੇ ਰਾਧਾ ਨੇ ਸ੍ਰੀ ਕ੍ਰਿਸ਼ਨ ਨਾਲ ਇਸ ਤਰ੍ਹਾਂ ਸੁਆਲ ਜਵਾਬ ਕੀਤੇ ਹਨ। ਉਸ ਦੇ (ਬੋਲਾਂ 
ਨੂ ਕੇ ਰਾਧਾ _('ਤ੍ਰੀਯਾ”) ਮੋਹਿਤ _ਹੋ__ਰਹੀ ਹੈ ਅਤੇ ਜਿਸ _ਦੀਆਂ (ਗੱਲਾਂ ਨੂੰ) ਸੁਣ 
ਕੇ ਸ੍ਰੀ ਕ੍ਰਿਸ਼ਨ ਪ੍ਰਸੰਨ _ਹੋ__ਰਹੇ _ਹਨ।੫੭੫। 

ਕਵੀ ਸ਼ਿਆਮ (ਕਹਿੰਦੇ ਹਨ), ਸਾਰੀਆਂ _ਗੋਪੀਆਂ ਮਿਲ ਕੇ ਕ੍ਰਿਸ਼ਨ ਨਾਲ _ਖੇਡਦੀਆਂ 
ਹਨ। ਉਨ੍ਹਾਂ ਨੂੰ ਉਸ ਸਮੇਂ ਨ ਤਾਂ ਸ਼ਰੀਰਾਂ ਦੀ ਅਤੇ ਨ ਹੀ ਬਸਤ੍ਰਾਂ ਦੀ ਹੋਸ਼ ਰਹੀ ਹੈ। 


ਉਨ੍ਹਾਂ ਦੀ ਉਪਮਾ ਕਿਥੋਂ ਤਕ _ਕਰਾਂ, (ਉਨ੍ਹਾਂ ਦੀ) ਸੁੰਦਰਤਾ ਨੂੰ ਬਹੁਤ ਅਧਿਕ _ਸਮਝ ਕੇ 
ਮਨ ਵਿਚ (ਹੀ ਚੁਪ ਕਰ ਕੇ ਸਮੇਟੀ ਰਖਦਾ ਹਾਂ)। ਮਨ ਨੂੰ ਚੰਗੀ ਲਗਣ ਵਾਲੀ (ਸ੍ਰੀ 
ਕ੍ਰਿਸ਼ਨ ਦੇ) ਗਾਉਣ ਦੀ ਥੋੜੀ ਜਿਹੀ ਚਰਚਾ ਇਥੇ _ਕਰ ਲੈਂਦੇ ਹਾਂ, ਹੁਣ ਧਿਆਨ ਦੇ ਕੇ 
ਸੁਣੇ ।੫੭੬। 
ਰੇਸ ਲੀਨੇ ਨਹਾ -- 
ਦੰਹਰਾ 

ਕ੍ਰਿਸ਼ਨ ਨੇ ਚਿਤ ਵਿਚ ਬਹੁਤ ਖ਼ੁਸ਼ ਹੋਕੇ ਉਨ੍ਹਾਂ ਨੂੰ (ਇਹ) ਗੱਲ ਕਹੀ-- ਹੇ ਮਿਤਰ 
(ਭਾਵ _ਵਾਲੀਓ!) (ਮੈਂ) ਪ੍ਰੇਮ-ਰਸ ਦੀ ਰੀਤ ਅਨੁਸਾਰ ਹੀ ਕਹਿੰਦਾ ਹਾਂ, (ਤੁਸੀਂ) ਕੋਈ ਗੀਤ 
ਗਾਉ।੫੭੭। 
੭ਾਵੰਯਾ 

(ਸੀ ਕ੍ਰਿਸ਼ਨ _ਦੀਆਂ) ਗੱਲਾਂ _ਸੁਣ _ਕੇ ਸਾਰੀਆਂ _ਗੋਪੀਆਂ ਸ਼ੁਭ _ਅਤੇ ਸੁੰਦਰ ਗੀਤ 
ਗਾਉਣ _ਲਗੀਆਂ। _ਰੰਭਾ _('ਸਿੰਧ ਸੁਤਾ”) ਅਤੇ _ਪ੍ਰਿਤਾਚੀ (ਨਾਂ ਦੀਆਂ) _ਅਪੱਛਰਾਵਾਂ _ਇਨ੍ਹਾਂ 
ਵਾਂਗ ਇੰਦਰ ਸਭਾ _ਵਿਚ _ਨਹੀਂ _ਨਚ _ ਸਕਦੀਆਂ। _ਕਵੀ ਸ਼ਿਆਮ _ (ਕਹਿੰਦੇ ਹਨ), _ ਗਜ- 
ਰਾਜ ਨੂੰ _ਅਭੈਦਾਨ _ਦੇਣ _ਵਾਲਾ _('ਦਿਵਯਾ”--ਸ੍ਰੀ ਕ੍ਰਿਸ਼ਨ) ਇਨ੍ਹਾਂ _ਨਾਲ _ਖੇਡ _ਰਿਹਾ _ਹੈ। 


ਆਕਾਸ਼ ਨੂੰ ਤਿਆਗ ਕੇ ਅਤੇ ਸੁੰਦਰ ਵਿਮਾਨਾਂ ਵਿਚ ਚੜ੍ਹ _ਕੇ ਦੇਵਤੇ (ਇਨ੍ਹਾਂ ਦਾ) ਨਾਚ 


ਵੇਖਣ ਲਈ ਆਉਦੇ _ਹਨ।੫੭੮। 

ਤ੍ਰੇਤਾ ਯੁਗ _ਵਿਚ _ਜਿਸ ਨੇ ਰਾਮ (ਦਾ ਅਵਤਾਰ _ਧਾਰ _ਕੇ) ਬਲਵਾਨ _ਰਾਵਣ 
('ਜਗਜੀਤ”) ਨੂੰ ਮਾਰਿਆ ਸੀ ਅਤੇ ਅਤਿ _ਅਧਿਕ _ਸ਼ਿਸ਼ਟਾਚਾਰ ਧਾਰਨ ਕੀਤਾ _ਸੀ। _(ਉਹੀ 
ਹੁਣ ਕ੍ਰਿਸ਼ਨ ਹੋ ਕੇ) ਚੰਗੀ ਤੜ੍ਹਾਂ _ਨਾਲ ਗੀਤ _ਗਾ ਰਿਹਾ ਹੈ ਅਤੇ ਫਿਰ _ਗੋਪੀਆਂ ਵਿਚ 


ਰੀਨਾ ਕਣ ਓਰ ਹੈ... ਮਜਨ - ਦਮ “ਜਲ ਰੀ ਗੀ ਆ “ਰਿਹਾ ਹੈ: 443 
ਉਤੇ ਪੀਲਾ ਬਸਤੁ _ਸ਼ੋਭ ਰਿਹਾ ਹੈ। ਕਵੀ ਸ਼ਿਆਮ ਕਹਿੰਦੇ ਹਨ, (ਉਹੀ ਹੁਣ) ਹਠੀਲੇ ਕ੍ਰਿਸ਼ਨ 
ਦੇ ਰੂਪ ਵਿਚ _ਗੋਪੀਆਂ _ਨਾਲ _ ਖੇਡ _ਰਿਹਾ _ਹੈ।੫੭੯। 


ਜਿਥੇ _ਕੋਇਲਾਂ _ਬੋਲ ਰਹੀਆਂ _ਹਨ ਅਤੇ ਚੌਹਾਂ ਪਾਸੇ ਮੋਰ _('ਰਟਾਸੀ”) ਸ਼ੋਰ ਮਚਾ 
(ਕਵੀ) ਸ਼ਿਆਮ _ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਦੀ ਦੇਹ _ਕਾਮਦੇਵ ਵਰਗੀ 
ਰਹੀ ਹੈ। ਉਸ ਨੂੰ ਵੇਖ ਕੇ ਗੋਪੀਆਂ ਦੇ ਮਨ ਵਿਚ ਅਤਿ ਅਧਿਕ (ਪ੍ਰੀਤ) ਪੈਦਾ 
ਹੈ, ਮਾਨੋ ਕਾਲੀਆਂ _ਘਟਾਵਾਂ (ਛਾ _ਗਈਆਂ ਹੋਣ)। ਉਨ੍ਹਾਂ (ਸਾਰੀਆਂ) ਵਿਚ _ਰਾਧਾ 
ਚਮਕ _ਰਹੀ _ਸੀ ਮਾਨੋ (ਕਾਲੇ _ਬਦਲਾਂ _ਵਿਚ) ਬਿਜਲੀ (ਚਮਕ _ਰਹੀ _ਹੋਵੇ)।੫੮0। 
ਜਿਸ ਦੀਆਂ ਔਖੀਆਂ ਵਿਚ ਸੁਰਮਾ (ਪਿਆ ਹੋਇਆ) ਹੈ ਅਤੇ ਜਿਸ ਦੀ ਨੱਥ ਤੋਂ 
ਭਾਵ _(ਪੂਗਟ ਹੁੰਦੇ ਹਨ)। ਜਿਸ ਦੇ ਮੂੰਹ ਦੀ ਚਮਕ ਚੰਦ੍ਰਮਾ ਸਮਾਨ ਹੈ, ਉਸ ਦੀ 
ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ। ਉਸ (ਰਾਧਾ) ਨੇ ਸਭ ਤਰ੍ਹਾਂ ਦੇ 


&,.ਐ _ ਗਰ ” ਕਰ 4 
ਸਿ 


੧੯੮ 


ਸੀ _ਦਸਮ-ਗ੍ਰੰਥ _ਸਾਹਿਬ 


ਸਾਜ ਸਭੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦੂਆ ਇਕ ਦੀਨੋ। 
ਦੇਖਤ ਹੀ ਹਰਿ ਰੀਝ ਰਹੇ ਮਨ ਕੋ ਸਬ ਸੋਕ ਬਿਦਾ ਕਰ ਦੀਨੌ। ੫੮੧। 


ਬਿਰਿਖਭਾਨੁ ਸੁਤਾ ਸੰਗ ਖੇਲਨ ਕੀ ਹਸਿ ਕੈ ਹਰਿ ਸੁੰਦਰ ਬਾਤ ਕਹੈ। 

ਸੁਨਏ ਜਿਹ ਕੇ ਮਨਿ ਆਨੰਦ ਬਾਢਤ ਜਾ ਸੁਨ ਕੈ ਸਭ ਸ਼ੋਕ ਦਹੈ। 

ਤਿਹ ਕਉਤੁਕ ਕੌ ਮਨ ਗੋਪਿਨ ਕੋ ਕਬਿ ਸਯਾਮ ਕਹੈ ਦਿਖਬੋ ਈ ਚਹੈ। 

ਨਭਿ ਮੈ ਪਿਖਿ ਕੈ ਸੁਰ ਗੰਧੂਬ ਜਾਇ ਚਲਿਯੋ ਨਹਿ ਜਾਇ ਸੁ ਰੀਝ ਰਹੈ। ੫੮੨। 


ਸਯਾਮ ਕਹੈ ਤਿਹ ਕੀ ਉਪਮਾ ਜਿਹ ਕੇ ਫੁਨਿ ਉਪਰ ਪੀਤ ਪਿਛਉਰੀ। 
ਹੈ ਚਲਿ ਕੈ ਢਿਗ ਸੁੰਦਰ ਗਾਵਤ ਸਾਰੰਗ ਗਉਰੀ। 

ਕੈ ਢਿਗ ਆਇ ਰਹੀ ਅਤਿ ਰੀਝ _ਇਕਾਵਤ ਦਉਰੀ। 
ਲਖਿ ਫੂਲ ਰਹੀ ਲਪਟਾਇ ਮਨੋ ਤ੍ਰੀਯ _ਭਉਰੀ। ੫੮੩। 


ਸ੍ਯਾਮ ਕਹੈ ਤਿਹ ਕੀ ਉਪਮਾ ਜੋਊ ਦੈਤਨ ਕੋ ਰਿਪੁ ਬੀਰ ਜਸੀ ਹੈ। 
ਜੇ ਤਪ ਬੀਚ ਬਡੋ ਤਪੀਆ ਰਸ ਬਾਤਨ ਮੈ ਅਤਿ ਹੀ ਜੁ ਰਸੀ ਹੈ। 
ਜਾਹੀ ਕੋ ਕੰਠ ਕਪੋਤ ਸੋ ਹੈ ਜਿਹ ਭਾ ਮੁਖ ਕੀ ਸਮ ਜੋਤਿ ਸਸੀ ਹੈ। 
ਤਾ ਮਿਰਿਗਨੀ ਤ੍ਰੀਯ ਮਾਰਨ ਕੋ ਹਰਿ ਭਉਹਨਿ ਕੀ ਅਰੁ ਪੰਚ ਕਸੀ ਹੈ। ੫੮੪। 


ਫਿਰਿ ਕੈ ਹਰਿ ਗ੍ਰਾਰਿਨ ਕੇ ਸੰਗ ਹੋ ਫੁਨਿ ਗਾਵਤ ਸਾਰੰਗ ਰਾਮਕਲੀ ਹੈ। 
ਗਾਵਤ ਹੈ ਮਨ ਆਨੰਦ ਕੈ ਬ੍ਰਿਖਭਾਨੁ ਸੁਤਾ ਸੰਗਿ ਜੂਥ ਅਲੀ ਹੈ। 
ਤਾ ਸੰਗ ਡੋਲਤ ਹੈ ਭਗਵਾਨ ਜੋਊ ਅਤਿ ਸੁੰਦਰਿ ਰਾਧੇ ਭਲੀ ਹੈ। 
ਰਾਜਤ ਹੈ ਜਿਹ ਕੋ ਸਸਿ ਸੋ ਮੁਖ ਛਾਜਤ ਭਾ ਦ੍ਰਿਗ ਕੰਜ ਕਲੀ ਹੈ। ੫੮੫। 


ਬ੍ਰਿਖਭਾਨੁ ਸੁਤਾ ਸੰਗ ਬਾਤ ਕਹੀ ਕਬਿ ਸ੍ਯਾਮ ਕਹੈ ਹਰਿ ਜੂ ਰਸਵਾਰੇ। 
ਜਾ ਮੁਖ ਕੀ ਸਮ ਚੰਦ ਪ੍ਰਭਾ ਜਿਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਾਰੇ। 
ਕੇਹਰਿ ਸੀ ਜਿਹ ਕੀ ਕਟਿ ਹੈ ਤਿਨ ਹੂੰ ਬਚਨਾ ਇਹ ਭਾਤਿ ਉਚਾਰੇ। 
ਸੋ ਸੁਨਿ ਕੈ ਸਭ ਗ੍ਰਾਰਨੀਯਾ ਮਨ ਕੇ ਸਭਿ ਸੋਕ ਬਿਦਾ ਕਰਿ ਡਾਰੇ। ੫੮੬। 


ਹਸਿ ਕੈ ਤਿਹ ਬਾਤ ਕਹੀ ਰਸ ਕੀ ਸੁ ਪੂਭਾ ਜਿਨ ਹੂੰ ਬੜਵਾਨਲ ਲੀਲੀ। 
ਜੋ ਜਗ ਬੀਚ ਰਹਿਯੋ ਰਵਿ ਕੈ ਨਰ ਕੈ ਤਰੁ ਕੈ ਗਜ ਅਉਰ ਪਪੀਲੀ। 

ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗ੍ਰਾਰਨਿ ਕੇ ਅਤਿ ਸਹੀ ਸੁ _ਰਸੀਲੀ। 
ਤਾ ਸੁਨਿ ਕੈ ਸਭ ਰੀਝ ਰਹੀ ਸੁਨਿ ਰੀਝ ਰਹੀ ਬ੍ਰਿਖਭਾਨੁ ਛਬੀਲੀ। ੫੮੭। 


ਕ੍ਰਿਸਨਾਵਤਾਰ 


ਇਆ 
“ਨ 
#“ਨਿ 


ਉ ਨੂ 
ਘਰ, 


ਰਹ 
ਤੂ 
ਕੱ 
8 ਉੱਪ ਝ ਤ੍ਰ 


2 ਹੂ 8 
ਕੂ: ਨ ਰਹ 5 
ਈ ਰੂ । 
ਰਸ 
ਨੂ ਤਤ ਕਤ 
ਤੂ 4 
ਰੱ ਹ $ 
ਹੂ 
ਇਾ 
ਤੂ: ਤੈ 
ਲੀ ੫ ਤ੍ਰ 
%% ੫, ਕੇ ਬ੍ਰ ਨੀ ੦੧ 
੫੩ ਅਘ 
ਕੈ. ਤਤ ਦੂ ਤੋ ੫ 
"ਪੂ & ਤ ਤੈਂ ਤੂੰ 
4 ਵੈ 


ਕੂ 
ਦੀ 
ਹਾ , 


ਸੋਗ ਮਿਟਾ ਦਿੰਦੀਆਂ _ਹਨ।੫੮੬। 

ਜਿਸ ਨੇ ਸਮੁੰਦਰ ਦੀ _ਔਂਗ _(“ਬੜਵਾਨਲ”) ਦੀ 
ਉਸ ਨੇ ਹਸ ਕੇ ਬੜੇ (ਪ੍ਰੇਮ) ਰਸ ਦੀ ਗੱਲ ਕਹਿ ਦਿੱਤੀ। 
ਨਰਾਂ ਵਿਚ, ਬ੍ਰਿਛਾਂ ਵਿਚ ਅਤੇ ਹਾਥੀ ਤੋਂ ਲੈ ਕੇ 
(ਆਪਣੇ) _ਮੂੰਹ ਤੋਂ _ਗੋਪੀਆਂ ਨਾਲ ਸੁੰਦਰ _ਗੌਲ ਕੀਤੀ ਜੋ ਬਹੁ ਉਂ 
ਨੂੰ ਸੁਣ ਕੇ ਸਾਰੀਆਂ (ਗੋਪੀਆਂ) ਖ਼ੁਸ਼ ਹੋ ਰਹੀਆਂ _ਹਨ ਅਤੇ _ਛਬੀਲੀ ਰਾਧਾ ਵੀ ਸੁਣ ਕੇ 
ਰੀਝ _ਰਹੀ _ ਹੈ।੫੮੭। 


੨00 


ਸੀ _ਦਸਮ-ਗ੍ੰਥ _ਸਾਹਿਬ 


ਗ੍ਰਾਰਨੀਯਾ ਸੁਨਿ ਸੂਉਨਨ ਮੈ ਬਤੀਆ ਹਰਿ ਕੀ ਅਤਿ ਸਹੀ ਮਨ ਭੀਨੋ। 
ਕੰਠਸਿਰੀ ਅਰੁ _ਬੇਸਰਿ ਮਾਗ ਧਰੈ ਜੋਊ ਸੁੰਦਰ ਸਾਜ ਨਵੀਨੋ। 


ਜੋ _ਅਵਤਾਰਨ ਤੇ ਅਵਤਾਰ ਕਹੈ ਕਬਿ ਸ੍ਯਾਮ ਜੁ ਹੈ ਸੁ ਨਗੀਨੋ। 
ਤਾਹਿ ਕਿਧੌ ਅਤਿ ਹੀ ਛਲ ਕੈ ਸੁ ਚੁਰਾਇ ਮਨੋ ਮਨ ਗੋਪਿਨ ਲੀਨੋ। ੫੮੮। 


ਕਾਨਰ ਸੋ ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਸੰਗ ਸੁੰਦਰ ਐਸੇ। 

ਨੈਨ ਨਚਾਇ ਮਹਾ ਮ੍ਰਿਗ ਸੇ ਕਬਿ ਸ੍ਯਾਮ ਕਹੈ ਅਤਿ ਹੀ ਸੁ ਰੁਚੈ ਸੇ। 
ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਕੇ ਮਨ ਤੇ ਉਮਗੈ ਸੇ। 
ਮਾਨਹੁ ਆਨੰਦ ਕੈ ਅਤਿ ਹੀ ਮਨੋ ਕੇਲ ਕਰੈ ਪਤਿ ਸੋ ਰਤਿ ਜੈਸੇ। ੫੮੯। 


ਗ੍ਰਾਰਿਨ ਕੋ ਹਰਿ ਕੰਚਨ ਸੇ ਤਨ ਮੈ ਮਨਿ ਕੀ ਮਨ ਤੁਲਿ ਖੁਭਾ ਹੈ। 
ਖੇਲਤ ਹੈ ਹਰਿ ਕੇ ਸੰਗ ਸੋ ਜਿਨ ਕੀ ਬਰਨੀ ਨਹੀ ਜਾਤ ਸੁਭਾ ਹੈ। 
ਖੇਲਨ ਕੋ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਭਾ ਹੈ। 
ਯੌ ਉਪਜੀ ਉਪਮਾ ਤਿਨ ਮੈ ਬ੍ਰਿਖਭਾਨੁ ਸੁਤਾ ਮਨੋਂ ਚੰਦੂ ਪੂਭਾ ਹੈ। ੫੯0। 


ਬਿ੍ਿਖਭਾਨੁ ਸੁਤਾ ਹਰਿ ਆਇਸ ਮਾਨ ਕੈ ਖੇਲਤ ਭੀ ਅਤਿ ਹੀ ਸੂਮ ਕੈ। 

ਗਹਿ ਹਾਥ ਸੋ ਹਾਥ ਤ੍ਰੀਯਾ ਸਭ ਸੁੰਦਰ ਨਾਚਤ ਰਾਸ ਬਿਖੈ ਭੂਮ ਕੈ। 

ਤਿਹ ਕੀ ਸੁ ਕਥਾ ਮਨ ਬੀਚ ਬਿਚਾਰਿ ਕਰੈ ਕਬਿ ਸਯਾਮ ਕਹੀ ਕ੍ਰਮ ਕੈ। 
ਮਨੋ _ਗੋਪਿਨ ਕੇ ਘਨ ਸੁੰਦਰ ਮੈ ਬ੍ਰਿਜ ਭਾਮਿਨਿ ਦਾਮਿਨਿ ਜਿਉ ਦਮਕੈ। ੫੯੧। 


ਦੰਹਰ” 
ਪਿਖਿ ਕੈ ਨਾਚਤ _ਰਾਧਿਕਾ ਕ੍ਰਿਸਨ ਮਨੈ ਸੁਖ ਪਾਇ। 
ਅਤਿ _ਹੁਲਾਸ ਜੁਤ ਪ੍ਰੇਮ ਛਕਿ ਮੁਰਲੀ ਉਠਿਯੋ _ਬਜਾਇ। _੫੯੨। 
ਹਾਵੀੰਲ” 
ਨਟ ਨਾਇਕ ਸੁੱਧ ਮਲਾਰ ਬਿਲਾਵਲ ਗ੍ਰਾਰਿਨ ਬੀਚ _ਧਮਾਰਨ _ਗਾਵੈ। 
ਸੋਰਠਿ ਸਾਰੰਗ ਰਾਮਕਲੀ ਸੁ _ਬਿਭਾਸ ਭਲੇ ਹਿਤ ਸਾਥ _ਬਸਾਵੈ। 
ਗਾਵਹੁ ਹੂੰ ਮ੍ਰਗਿਨੀ ਤ੍ਰੀਯ ਕੋ ਸੁ _ਬੁਲਾਵਤ ਹੈ ਉਪਮਾ _ਜੀਯ ਭਾਵੈ। 
ਮਾਨਹੁ ਭਉਹਨ ਕੋ _ਕਸਿ ਕੈ ਧਨੁ _ਨੈਨਨ ਕੇ ਮਨੋਂ ਤੀਰ ਚਲਾਵੈ। ੫੯੩। 


ਮੇਘ ਮਲਾਰ ਅਉ ਦੇਵ ਗੰਧਾਰਿ ਭਲੇ ਗਵਰੀ ਕਰਿ ਕੈ ਹਿਤ ਗਾਵੈ। 
ਜੈਤਸਿਰੀ ਅਰੁ _ਮਾਲਸਿਰੀ ਨਟ ਨਾਇਕ ਸੁੰਦਰ _ਭਾਤਿ _ਬਸਾਵੈ। 
ਰੀਝ ਰਹੀ ਬ੍ਰਿਜ ਕੀ ਸਭ ਗ੍ਰਾਰਿਨ ਰੀਝ ਰਹੈ ਸੁਰ ਜੋ ਸੁਨ ਪਾਵੈ। 
ਅਉਰ ਕੀ ਬਾਤ ਕਹਾ _ਕਹੀਯੈ ਤਜਿ ਇੰਦੂ ਸਭਾ ਸਭ ਆਸਨ _ਆਵੈ। ੫੯੪। 


ਕ੍ਰਿਸਨਾਵਤਾਰ ੨0੧ 


ਕ੍ਰਿਸ਼ਨ ਦੀਆਂ ਗੱਲਾਂ ਨੂੰ ਕੰਨਾਂ ਨਾਲ ਸੁਣ ਕੇ ਗੋਪੀਆਂ ਦਾ ਮਨ (ਪ੍ਰੇਮ ਨਾਲ) ਬਹੁਤ 
ਭਿਜ ਗਿਆ ਹੈ। _ਕੰਠਾ ਅਤੇ _ਬੁਲਾਕ (ਆਦਿਕ) ਜ਼ੇਵਰ ਪਾ ਕੇ ਅਤੇ ਮਾਂਗ (ਵਿਚ _ਸੰਧੂਰ 
ਭਰ _ਕੇ) ਜਿਨ੍ਹਾਂ ਗੋਪੀਆਂ ਨੇ ਨਵਾਂ ਨਵਾਂ ਸ਼ਿੰਗਾਰ ਕੀਤਾ ਹੋਇਆ ਸੀ। ਕਵੀ ਸ਼ਿਆਮ ਕਹਿੰਦੇ 
ਹਨ, ਜੋ ਕ੍ਰਿਸ਼ਨ ਅਵਤਾਰਾਂ ਦਾ ਵੀ ਅਵਤਾਰ ਹੈ, _ਉਹ _(ਗੋਪੀਆਂ ਰੂਪ ਗਹਿਣੇ ਦਾ) ਨਗੀਨਾ 
ਹੈ। ਜਾਂ ਮਾਨੋ ਉਸ ਨੇ ਬਹੁਤ ਛਲ _ਕਰ ਕੇ _ਗੋਪੀਆਂ ਦਾ ਮਨ ਚੁਰਾ ਲਿਆ ਹੋਵੇ।੫੮੮। 

ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਸੁੰਦਰ ਢੰਗ _ਨਾਲ _ਹਸ _ਕੇ ਗੱਲ _ਕਹੀ। _ਕਵੀ 
ਸ਼ਿਆਮ _ਕਹਿੰਦੇ ਹਨ, _(ਉਸ ਨੇ) ਹਿਰਨ ਵਰਗੀਆਂ ਸੁੰਦਰ ਵੱਡੀਆਂ ਅੱਖਾਂ ਨੂੰ _ਮਟਕਾ ਕੇ 
ਅਤੇ ਰੁਚੀ ਪੂਰਵਕ _(ਕਿਹਾ)। _ਉਸ ਦ੍ਰਿਸ਼ ਦੀ ਬਹੁਤ ਹੀ ਸੁੰਦਰ ਉਪਮਾ _ਕਵੀ _ਦੇ ਮਨ 
ਵਿਚ _ਉਮਗ _ ਪਈ। _ (ਇੰਜ _ਪੁਤੀਤ ਹੁੰਦਾ ਹੈ) ਮਾਨੋ _ਮਨ ਵਿਚ _ਬਹੁਤ _ ਆਨੰਦ ਪ੍ਰਾਪਤ 
ਕਰ ਕੇ “ਰਤੀ” ਦੇ ਆਪਣੇ ਪਤੀ ਨਾਲ _ਕੇਲ ਕਰਨ ਵਾਂਗ (ਕੇਲ ਕਰ ਰਹੀ ਹੋਵੇ)।੫੮੯। 

ਗੋਪੀਆਂ ਦੇ ਸੋਨੇ ਵਰਗੇ _ਸ਼ਰੀਰਾਂ _ਵਿਚ _ਕ੍ਰਿਸ਼ਨ _ਦਾ _ਮਨ ਮਣੀ ਵਾਂਗ _ਖੁਬਿਆ 
ਹੋਇਆ ਹੈ। ਜਿਨ੍ਹਾਂ _(ਗੋਪੀਆਂ) ਦੀ ਸੁੰਦਰਤਾ ਦਾ _ਵਰਣਨ ਨਹੀਂ ਕੀਤਾ _ਜਾ ਸਕਦਾ, _ਉਹ 
ਸ੍ਰੀ ਕਿਸ਼ਨ ਨਾਲ ਖੇਡ ਰਹੀਆਂ _ਹਨ। ਸ੍ਰੀ ਕ੍ਰਿਸ਼ਨ ਨੇ ਖੇਡਣ ਲਈ (ਪ੍ਰੇਮ) ਰਸ ਦੀ ਚਿਤਰ 
ਵਰਗੀ ਮਹਾਨ ਸਭਾ ਰਚੀ _ਹੈ। (ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ 
ਹੈ, ਮਾਨੋ ਉਨ੍ਹਾਂ (ਗੋਪੀਆਂ) _ਵਿਚ _ਰਾਧਾ _ਚੰਦੂਮਾ ਦੀ _ ਚਮਕ _ਹੋਵੇ।੫੯॥। 


ਸੀ ਕ੍ਰਿਸ਼ਨ ਦੀ ਆਗਿਆ ਮੰਨ ਕੇ ਰਾਧਾ ਬੜੇ _ਉਦਮ _ਨਾਲ ਖੇਡਣ ਲਗ _ਪਈ। 
ਹੱਥ _ਨਾਲ ਹੱਥ _ਪਕੜ ਕੇ ਸੁੰਦਰ ਇਸਤਰੀਆਂ ਗੋਲ ਦਾਇਰੇ ਵਿਚ _ਨਚਣ ਲਗ _ਪਈਆਂ। 
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਕਥਾ ਨੂੰ ਮਨ ਵਿਚ ਵਿਚਾਰ ਕੇ (ਕਵੀਆਂ ਨੇ) ਕਮ 
ਅਨੁਸਾਰ _ਕਹਿ ਦਿੱਤੀ ਹੈ। (ਇੰਜ ਪਤਾ ਲਗਦਾ _ਹੈ) ਮਾਨੋ _ਗੋਪੀਆਂ ਦੇ ਸੁੰਦਰ _ਬਦਲ 
ਵਿਚ ਰਾਧਾ _ ਬਿਜਲੀ _ਵਾਂਗ _ ਚਮਕਦੀ _ ਹੋਵੇ।੫੯੧। 
ਦੰਹਰਾ 

ਰਾਧਾ ਨੂੰ ਨਚਦਿਆਂ ਵੇਖ ਕੇ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ _ਕੀਤਾ। (ਫਿਰ) ਬਹੁਤ 


ਉਤਸਾਹ _ਨਾਲ ਪ੍ਰੇਮ ਵਿਚ ਮਗਨ ਹੋ ਕੇ, ਉਠ ਕੇ ਮੁਰਲੀ ਵਜਾਉਣ ਲਗ _ਪਿਆ।੫੯੨। 


= ਘ 


ਨਟ ਨਾਇਕ, ਸ਼ੁੱਧ _ਮਲ੍ਹਾਰ, ਬਿਲਾਵਲ _ਅਤੇ _ਧਮਾਰ _(ਆਦਿ ਰਾਗ) _ਗੋਪੀਆਂ ਵਿਚ 
ਗਾਉਂਦਾ ਹੈ। _ਸੋਰਠ, ਸਾਰੰਗ, _ਰਾਮਕਲੀ, _ਵਿਭਾਸ (ਆਦਿਕ ਰਾਗਾਂ) ਨੂੰ ਉਨ੍ਹਾਂ _ਨਾਲ _ਮੇਲਦਾ 
ਹੈ। (ਉਸ ਦੇ) ਗਾਉਣ ਉਤੇ ਜੋ ਇਸਤਰੀਆਂ _ਹਿਰਨੀ ਵਾਂਗ ਮਸਤ ਹੋ__ਰਹੀਆਂ ਸਨ, (ਉਨ੍ਹਾਂ 
ਨੂੰ) ਬੁਲਾਉਂਦਾ ਹੈ, _(ਉਸ ਦੀ) ਉਪਮਾ (ਕਵੀ ਦੇ) ਜੀ ਵਿਚ ਇੰਜ ਭਾਉਂਦੀ ਹੈ। ਮਾਨੋ 
ਭੋਆਂ ਦੀ _ਕਮਾਨ ਨੂੰ ਖਿਚ ਕੇ ਅੱਖਾਂ (ਦੇ ਸੰਕੇਤ) ਤੇ _ਤੀਰ ਚਲਾਉਂਦਾ _ਹੋਵੇ।੫੯੩। 

ਮੇਘ, ਮਲਹਾਰ, _ਦੇਵ _ਗੰਧਾਰੀ _ਅਤੇ _ਗੌੜੀ ਨੂੰ _ਬੜੇ _ਸੋਹਣੇ _ਤਰੀਕੇ _ਨਾਲ ਗਾਉਂਦਾ 
ਹੈ। _ਜੈਤਸਿਰੀ, _ਮਾਲਸਿਰੀ _ਅਤੇ _ਨਟ ਨਾਇਕ _ (ਆਦਿਕ ਰਾਗਾਂ) ਨੂੰ _ਚੈਗੇ _ਢੰਗ _ਨਾਲ 
ਮਿਲਾਉਂਦਾ ਹੈ। (ਉਸ ਨੂੰ ਸੁਣ ਕੇ) ਬੂਜ ਦੀਆਂ ਸਾਰੀਆਂ _ਗੋਪੀਆਂ ਪ੍ਰਸੰਨ ਹੋ ਰਹੀਆਂ ਹਨ 
ਅਤੇ ਦੇਵਤੇ ਵੀ ਰੀਝ _ਰਹੇ ਹਨ ਅਤੇ (ਹੋਰ ਵੀ) ਜੋ ਸੁਣ ਲੈਂਦਾ ਹੈ। ਹੋਰਾਂ ਦੀ ਗੌਲ 
ਕੀ ਕਰੀਏ, ਇੰਦਰ _ਸਭਾ _ਵੀ ਆਸਣ ਛਡ ਕੇ ਆ ਜਾਂਦੀ ਹੈ। ੫੯੪। 


੨0੨ 


ਸੀ _ਦਸਮ-ਗ੍ਰੰਥ _ਸਾਹਿਬ 


ਖੇਲਤ ਰਾਸ ਮੈ ਸਯਾਮ ਕਹੈ ਅਤਿ ਹੀ ਰਸ ਸੰਗ ਤ੍ਰੀਯਾ ਮਿਲਿ ਤੀਨੋ। 
ਚੰਦੂਭਗਾ ਅਰੁ _ਚੰਦੂਮੁਖੀ ਬ੍ਰਿਖਭਾਨ ਸੁਤਾ _ਸਜਿ _ਸਾਜ _ਨਵੀਨੋ। 
ਅੰਜਨ ਆਖਨ ਦੈ ਬਿੰਦੂਆ ਇਕ ਭਾਲ ਮੈ ਸੇਂਧੁਰ ਸੁੰਦਰ ਦੀਨੋ। 
ਯੌ _ਉਜਪੀ ਉਪਮਾ ਤ੍ਰੀਯ ਕੈ ਸੁਭ ਭਾਗ ਪ੍ਰਕਾਸ਼ ਅਬੈ ਮਨੋ ਕੀਨੋ। ੫੯੫। 


ਖੇਲਤ ਕਾਨ੍ਹ ਸੋ _ਚੰਦੂਭਗਾ ਕਬਿ ਸ੍ਯਾਮ ਕਹੈ ਰਸ ਜੋ _ਉਮਹਿਯੋ_ਹੈ। 
ਪ੍ਰੀਤਿ ਕਰੀ ਅਤਿ ਹੀ ਤਿਹ ਸੋ ਬਹੁ ਲੋਗਨ ਕੋ ਉਪਹਾਸ ਸਹਿਯੋ_ਹੈ। 
ਮੋਤਿਨ ਮਾਲ ਢਰੀ ਗਰ ਤੇ ਕਬਿ ਨੇ ਤਿਹ ਕੋ ਜਸੁ ਐਸੇ ਕਹਿਯੋ ਹੈ। 
ਆਨਨ ਚੰਦੂ ਮਨੋ ਪੁਗਟੇ ਛਪਿ ਕੈ ਅੰਧਿਆਰੁ ਪਤਾਰਿ ਗਯੋ _ਹੈ। ੫੯੬। 


ਦੌਹਾਰਾ” 
ਗ੍ਹਾਰਿਨ ਰੂਪ _ਨਿਹਾਰ ਕੈ ਇਉ _ਉਪਜਯੋ _ਜੀਯ _ਭਾਵ। 
ਰਾਜਤ ਜ੍ਯੋ ਮਹਿ _ਚਾਦਨੀ ਕੰਜਨ ਸਹਿਤ _ਤਲਾਵ। _੫੯੭। 
੭ਵੀਯ” 
ਲੋਚਨ ਹੈ ਜਿਨ ਕੇ ਸੁ ਪੁਭਾਧਰ ਆਨਨ ਹੈ ਜਿਨ ਕੋ ਸਮ ਮੈਨਾ। 
ਕੈ ਕੈ ਕਟਾਛ ਚੁਰਾਇ ਲਯੋ ਮਨ ਪੈ ਤਿਨ ਕੋ ਜੋਊ ਰਛਕ ਧੈਨਾ। 
ਕੇਹਰਿ ਸੀ ਜਿਨ ਕੀ ਕਟਿ ਹੈ ਸੁ ਕਪੋਤ ਸੋ ਕੰਠ ਸੁ ਕੋਕਿਲ ਬੈਨਾ। 


ਤਾਹਿ ਲਯੋ ਹਰਿ ਕੈ ਹਰਿ ਕੋ ਮਨ ਭਉਰ ਨਚਾਇ ਨਚਾਇ ਕੈ ਨੈਨਾ। ੫੯੮। 


ਕਾਨ੍ਹ _ਬਿਰਾਜਤ ਗ੍ਰਾਰਿਨ ਮੈ ਕਬਿ ਸ੍ਯਾਮ ਕਹੈ ਜਿਨ ਕੋ ਕਛੁ ਭਉ ਨਾ। 
ਤਾਤ ਕੀ ਬਾਤ ਕੋ_ਨੈਕੁ ਸੁਨੈ ਜਿਨ ਕੇ ਸੰਗ ਭ੍ਰਾਤ ਕਰਿਯੋ ਬਨਿ ਗਉਨਾ। 
ਤਾ ਕੀ ਲਟੈ ਲਟਕੈ ਤਨ ਮੋ ਜੋਊ ਸਾਧਨ ਕੇ ਮਨਿ ਗਿਆਨ ਦਿਵਉਨਾ। 
ਸੰਦਲ ਪੈ ਉਪਜੀ ਉਪਮਾ ਮਨੋ ਲਾਗ _ਰਹੇ ਅਹਿ ਰਾਜਨ ਛਉਨਾ। ੫੯੯। 


ਖੇਲਤ ਹੈ ਸੋਊ ਗ੍ਰਾਰਿਨ ਮੈ ਜੋਊ ਊਪਰ ਪੀਤ ਧਰੇ ਉਪਰਉਨਾ। 
ਜੋ ਸਿਰ ਸਤ੍ਰਨ ਕੇ _ਹਰਿਤਾ ਜੋਊ ਸਾਧਨ ਕੋ ਵਰੁ ਦਾਨ ਦਿਵਉਨਾ। 
ਬੀਚ _ਰਹਿਯੋ ਜਗ ਕੇ ਰਵਿ ਕੈ ਕਬਿ ਸ੍ਯਾਮ ਕਹੈ ਜਿਹ ਕੋ_ਪੁਨਿ ਖਉਨਾ। 


ਰਾਜਤ ਯੌ __ਅਲਕੈ ਤਿਨ ਕੀ ਮਨੋ ਚੰਦਨ ਲਾਗ ਰਹੇ ਅਹਿ ਛਉਨਾ। ੬00। 


ਕੀਰ ਸੇ ਨਾਕ ਕੁਰੰਗ ਸੇ ਨੈਨਨ ਡੋਲਤ ਹੈ ਸੋਊ ਬੀਚ ਤ੍ਰੀਯਾ ਮੈ। 
ਜੋ ਮਨ ਸਤ੍ਨ ਬੀਚ ਰਵਿਯੋ ਜੋ _ਰਹਿਯੋ ਰਵਿ ਸਾਧਨ ਬੀਚ ਹੀਯਾ_ਮੈ। 


ਕ੍ਰਿਸਨਾਵਤਾਰ ੨0੩ 


(ਕਵੀ) ਸ਼ਿਆਮ _ਕਹਿੰਦੇ ਹਨ, ਤਿੰਨ _ਗੋਪੀਆਂ (ਪ੍ਰੇਮ) ਰਸ _(ਵਿਚ ਮਗਨ ਹੋ ਕੇ) 
ਮਿਲ ਕੇ ਗਾਉਂਦੀਆਂ _ਹਨ। _(ਉਨ੍ਹਾਂ ਤਿੰਨਾਂ) _ਚੰਦ੍ੂਭਗਾ, _ਚੰਦ੍ਰਮੁਖੀ ਅਤੇ _ਰਾਧਾ _ ਨੇ _ ਸੁੰਦਰ 
ਸ਼ਿੰਗਾਰ ਕੀਤਾ ਹੋਇਆ ਹੈ। ਅੱਖਾਂ ਵਿਚ ਸੁਰਮਾ ਪਾ ਕੇ, ਮੌਥੇ ਉਤੇ ਇਕ ਬਿੰਦੀ ਲਾ ਕੇ 
ਅਤੇ _(ਮਾਂਗ _ਵਿਚ) ਸੰਧੂਰ _ਭਰ _ਕੇ ਸ਼ਿੰਗਾਰ ਕੀਤਾ ਹੋਇਆ ਹੈ। _ਉਸ ਦੀ ਉਪਮਾ (ਕਵੀ 
ਦੇ ਮਨ ਵਿਚ) ਇਸ ਤਰ੍ਹਾਂ ਦੀ ਪੈਦਾ ਹੋਈ ਹੈ, ਮਾਨੋ ਇਸਤਰੀ ਦਾ ਸ਼ੁਭ _ਭਾਗ ਹੁਣੇ ਹੁਣੇ 
ਪ੍ਰਕਾਸ਼ _ਵਿਚ _ਆਇਆ _ਹੋਵੇ।੫੯੫। 

ਕਵੀ ਸ਼ਿਆਮ ਕਹਿੰਦੇ ਹਨ, ਜਿਸ ਦੇ (ਮਨ ਵਿਚ ਪੇਮ) ਰਸ ਉਮਡਿਆ ਹੈ, ਉਹ 
ਚੰਦੂਭਗਾ ਕ੍ਰਿਸ਼ਨ ਨਾਲ ਖੇਡ _ਰਹੀ ਹੈ। _ਉਸ (ਸ੍ਰੀ ਕ੍ਰਿਸ਼ਨ) ਨਾਲ ਬਹੁਤ ਅਧਿਕ ਪ੍ਰੇਮ ਕਰ 
ਕੇ ਲੋਕਾਂ ਦਾ ਬਹੁਤ ਮਜ਼ਾਕ _ਸਹਿਨ _ਕੀਤਾ ਹੈ। ਉਸ ਦੇ ਗਲੇ ਵਿਚ ਮੋਤੀਆਂ ਦੀ ਮਾਲਾ 
ਢਲਕ ਗਈ ਹੈ, ਜਿਸ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਕਿਹਾ ਹੈ। ਮਾਨੋ ਮੁਖ ਰੂਪ ਚੰਦੂਮਾ 
ਦੇ _ਪੁਗਟ _ਹੋਣ _ਨਾਲ _ ਅੰਧਕਾਰ _ਪਾਤਾਲ _ਵਿਚ _ਜਾ ਲੁਕਿਆ ਹੈ।੫੯੬। 
ਦੌਹਰਾ 

ਗੋਪੀਆਂ ਦੇ ਰੂਪ ਨੂੰ ਵੇਖ ਕੇ, ਇਸ ਤਰ੍ਹਾਂ ਮਨ ਵਿਚ ਭਾਵ ਪੈਦਾ ਹੋਇਆ ਹੈ ਜਿਵੇਂ 
ਚਾਂਦਨੀ _(ਰਾਤ) ਵਿਚ _ਕਮਲਾਂ _ਸਮੇਤ ਤਾਲਾਬ ਸ਼ੋਭਾ _ਪਾ ਰਿਹਾ _ਹੈ।੫੯੭। 
ਹਵੀਯਾਂ 

ਜਿਨ੍ਹਾਂ ਦੀਆਂ ਔਖੀਆਂ _ਕਮਲ _ਦੇ _ਸਮਾਨ _ਹਨ ਅਤੇ ਜਿਨ੍ਹਾਂ ਦੇ _ਮੁਖੜੇ _ਕਾਮਦੇਵ 
ਵਰਗੇ _ਹਨ। _(ਉਨ੍ਹਾਂ _ਗੋਪੀਆਂ ਨੇ _ਔਖਾਂ ਨਾਲ) _ਸੈਕੇਤ ਕਰ ਕਰ ਕੇ (ਉਸ ਦਾ) ਮਨ ਚੁਰਾ 
ਲਿਆ ਹੈ ਜੋ ਗਊਆਂ ਦਾ ਰਖਿਅਕ ਹੈ। ਜਿਨ੍ਹਾਂ ਦਾ ਲਕ ਸ਼ੇਰ ਵਰਗਾ ਪਤਲਾ ਹੈ, ਕਬੂਤਰ 
ਵਰਗੀ ਗਰਦਨ ਹੈ _ਅਤੇ _ਕੋਇਲ ਵਰਗੀ ਆਵਾਜ਼ _ਹੈ। ਉਨ੍ਹਾਂ ਨੇ ਹੀ ਅੱਖਾਂ ਨੂੰ _ਮਟਕਾ 
ਕੇ ਅਤੇ ਭੌਆਂ ਨੂੰ ਨਚਾ ਕੇ ਕ੍ਰਿਸ਼ਨ ਦਾ ਮਨ ਹਰ ਲਿਆ ਹੈ।੫੯੮। 


ਨਾਲ ਨੂੰ ਵਰ 
ਦੇਣ ਹੈ। ਕਵੀ ਸ਼ਿਆਮ ਕਹਿੰਦੇ ; ਜੋ ਜਗਤ ਵਿਚ _ਵਿਆਪਤ ਹੋ__ਰਿਹਾ ਹੈ 
ਅਤੇ ਜਿਸ ਦਾ (ਕਦੇ ਵੀ) ਨਾਸ਼ ਨਹੀਂ _ਹੈ। ਉਸ ਦੀਆਂ ਜ਼ੁਲਫ਼ਾਂ ਇੰਜ ਸੋਭ ਰਹੀਆਂ ਹਨ, 
ਮਾਨੋ ਚੰਦਨ _ਬ੍ਰਿਛ _ਨਾਲ _ ਸੱਪਾਂ _ਦੇ _ਬੋਚੇ _ਲਗੇ _ਹੋਏ _ਹੋਣ।੬00। 


੨0੪ 


ਸੀ _ਦਸਮ-ਗ੍ਰੰਥ _ਸਾਹਿਬ 


ਤਾ ਛਬਿ ਕੋ ਜਸੁ ਉਚ ਮਹਾ ਇਹ ਭਾਤਿਨ ਸੋ ਫੁਨਿ ਉਚਰੀਯਾ ਮੈ। 
ਤਾ ਰਸ ਕੀ ਹਮ ਬਾਤ ਕਹੀ ਜੋਊ ਰਾਵਨ ਸੁ ਬਸਿਯੋ ਹੈ ਜੀਆ ਮੈ। ੬0੧। 


ਖੇਲਤ ਸੰਗ ਗ੍ਰਾਰਿਨ ਕੇ ਕਬਿ ਸ੍ਯਾਮ ਕਹੈ ਜੋਊ ਕਾਨਰ _ਕਾਲਾ। 
ਰਾਜਤ ਹੈ ਸੋਈ ਬੀਚ ਖਰੋਂ ਸੋ _ਬਿਰਾਜਤ ਹੈ ਗਿਰਦੇ ਤਿਹ ਬਾਲਾ। 
ਫੂਲ ਰਹੇ ਜਹ ਫੂਲ ਭਲੀ ਬਿਧਿ ਹੈ ਅਤਿ ਹੀ ਜਹ ਚੰਦ ਉਜਾਲਾ। 
ਗੋਪਿਨ ਨੈਨਨ ਕੀ ਸੁ ਮਨੋ _ਪਹਰੀ ਭਗਵਾਨ ਸੁ _ਕੰਜਨ ਮਾਲਾ। ੬0੨। 


ਦੰਹਰ” 
ਬਰਨਨ _ਚੰਦੁਭਗਾ _ਕਹਿਯੋ ਅਤਿ ਨਿਰਮਲ ਕੈ ਬੁਧਿ। 
ਉਪਮਾ ਤਾਹਿ ਤਨਉਰ ਕੀ ਸੂਰਜ ਸੀ ਹੈ ਸੁਧਿ। ੬0੩। 


ਹਵੀਯਾਂ 
ਸ੍ਯਾਮ ਕੇ ਜਾ _ਪਿਖਿ ਸ੍ਯਾਮ ਕਹੈ ਅਤਿ ਲਾਜਹਿ ਕੇ ਫੁਨਿ ਜਾਲ ਅਟੇ ਹੈ। 
ਜਾ ਕੀ ਪੁਭਾ ਅਤਿ ਸੁੰਦਰ ਪੈ ਸੁਤ ਭਾਵਨ ਭਾਵ ਸੁ ਵਾਰਿ ਸੁਟੇ ਹੈ। 
ਜਿਹ ਕੋ_ਪਿਖਿ ਕੈ ਜਨ ਰੀਝ ਰਹੈ ਸੁ ਮੁਨੀਨ ਕੇ ਪੇਖਿ ਧਿਆਨ ਛੁਟੇ ਹੈ। 
ਰਾਜਤ ਰਾਧੇ ਅਹੀਰਿ ਤਨਉਰ ਕੇ ਮਾਨਹੁ ਸੂਰਜ ਸੇ ਪ੍ਰਗਟੇ ਹੈ। ੬0੪। 


ਖੇਲਤ ਹੈ ਸੋਊ ਗ੍ਰਾਰਿਨ ਮੈ ਜਿਹ ਕੋ ਬ੍ਰਿਜ ਹੈ ਅਤਿ ਸੁੰਦਰ ਡੇਰਾ। 
ਜਾਹੀ ਕੇ ਨੈਨ ਕੁਰੰਗ ਸੇ ਹੈ ਜਸੁਧਾ ਜੂ ਕੋ ਬਾਲਕ ਨੰਦਹਿ ਕੇਰਾ। 
ਗ੍ਹਾਰਿਨ ਸੋ ਤਹਿ ਘੇਰ ਲਯੋ ਕਹਿਬੇ ਜਸੁ ਕੋ _ਉਮਗਿਯੋ ਮਨ ਮੇਰਾ। 
ਮਾਨਹੁ ਮੈਨ ਸੋ _ਖੇਲਨ ਕਾਜ _ਕਰਿਯੋ ਮਿਲ ਕੈ ਮਨੋ _ਚਾਦਨ ਘੇਰਾ। ੬0੫। 


ਗਹਰਾਰਿਨ ਰੀਝ ਰਹੀ ਹਰਿ ਪੇਖਿ ਸਭੈ ਤਜਿ ਲਾਜਿ ਸੁ ਅਉ ਡਰ ਸਾਸੋ। 

ਆਈ ਹੈ ਤਿਆਗਿ ਸੋਊ ਗ੍ਰਿਹ ਪੈ ਭਰਤਾਰ ਕਹੈ ਨ ਕਛੂ ਕਹਿ _ਮਾਸੋ। 
ਡੋਲਤ ਹੈ ਸੋਊ ਤਾਲ ਬਜਾਇ ਕੈ ਗਾਵਤ ਹੈ ਕਰਿ ਕੈ ਉਪਹਾਸੋ। 

ਮੋਹਿ ਗਿਰੈ ਧਰ ਪੈ ਸੁ ਤ੍ਰੀਯਾ ਕਬਿ ਸ੍ਯਾਮ ਕਹੈ ਚਿਤਵੈ ਹਰਿ ਜਾ ਸੋ। ੬0੬। 


ਜੋ ਜੁਗ ਤੀਸਰ ਹੈ ਕਰਤਾ ਜੋਊ ਹੈ ਤਨ ਪੈ ਧਰਿਯਾ ਪਟ ਪੀਲੇ। 

ਜਾਹਿ ਛਲਿਯੋ _ਬਲਿਰਾਜ _ਬਲੀ ਜਿਨਿ ਸਤਰ _ਹਨੇ _ਕਰਿ ਕੋਪ _ਹਠੀਲੇ। 
ਗਹਾਰਿਨ ਰੀਝ ਰਹੀ ਧਰਨੀ ਜੁ ਧਰੇ ਪਟ _ਪੀਤਨ ਪੈ ਸੁ ਰੈਗੀਲੇ। 

ਜਿਉਂ ਮਿਰਿਗਨੀ ਸਰ ਲਾਗਿ ਗਿਰੈ ਇਹ ਤਿਉ ਹਰਿ ਦੇਖਤ ਨੈਨ _ਰਸੀਲੇ। ੬0੭। 


ਕ੍ਰਿਸਨਾਵਤਾਰ ੨0੫ 
ਹੋਇਆ ਹੈ ਅਤੇ ਸਾਧਕਾਂ ਦੇ ਹਿਰਦੇ ਵਿਚ ਸਮਾਇਆ ਹੋਇਆ ਹੈ। ਉਸ ਦੀ ਛਬੀ ਦੇ ਉੱਚੇ 
ਅਤੇ ਮਹਾਨ ਯਸ਼ ਨੂੰ (ਕਵੀ ਨੇ) ਫਿਰ ਇਸ ਤਰ੍ਹਾਂ ਉੱਚਾਰਨ ਕੀਤਾ ਹੈ। ਉਸ ਦੇ (ਪ੍ਰੇਮ) ਰਸ 
ਦੀ ਗੱਲ ਅਸੀਂ ਕੀਤੀ ਹੈ ਜੋ ਰਾਵਣ ਦੇ ਹਿਰਦੇ ਵਿਚ ਵੀ ਵਸ ਰਿਹਾ ਹੈ।੬0੧। 

ਕਵੀ ਸ਼ਿਆਮ _ਕਹਿੰਦੇ ਹਨ, ਜੋ ਕਾਲੇ ਰੰਗ _ਦਾ ਕਾਨ੍ਹ ਹੈ, _ਉਹ _ਗੋਪੀਆਂ ਨਾਲ 
ਖੇਡ _ਰਿਹਾ _ਹੈ। _ਉਹ ਵਿਚ _ਖੜੋਤਾ ਸ਼ੋਭਾ ਪਾ ਰਿਹਾ ਹੈ ਅਤੇ ਉਸ ਦੇ ਇਰਦ ਗਿਰਦ 
ਗੋਪੀਆਂ _ਬਿਰਾਜਮਾਨ _ਹਨ। _ ਜਿਥੇ ਚੰਗੀ ਤਰ੍ਹਾਂ _ਨਾਲ ਫੁਲ ਖਿੜ _ਰਹੇ _ਹਨ ਅਤੇ ਜਿਥੇ 
ਚੰਦੂਮਾ _ਦੀ ਬਹੁਤ ਰੌਸ਼ਨੀ ਹੈ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੂਰੀ ਕ੍ਰਿਸ਼ਨ ਨੇ _ਗੋਪੀਆਂ 


ਦੇ ਨੈਣਾਂ ਰੂਪ _ਕਮਲਾਂ ਦੀ ਮਾਲਾ _ਪਾਈ _ਹੋਈ _ਹੋਵੇ।੬0੨। 
ਦੰਹਰ” 

ਅਤਿ _ਨਿਰਮਲ ਬੁੱਧੀ _ਵਾਲੇ (ਕਵੀਆਂ) ਨੇ _'ਚੰਦੂਭਗਾ” _(ਦੀ ਸੁੰਦਰਤਾ ਦੀ) ਉਪਮਾ 
ਦਾ ਵਰਣਨ ਕੀਤਾ ਹੈ ਕਿ ਉਸ ਦੇ ਕਰਨ ਫੂਲ ('ਤਨਉਰ”) ਨਿਰੋਲ ਸੂਰਜ ਵਾਂਗ _ਚਮਕ 
ਰਹੇ ਸਨ।੬0੩। 
ਮਾਵੀਲ” 

(ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ (ਮੁਖ ਨੂੰ) ਵੇਖ ਕੇ (ਸਾਰੇ) ਅਤਿ ਅਧਿਕ 
ਲਾਜ ਦੇ ਜਾਲ ਵਿਚ ਫਸ ਗਏ _ਹਨ। ਜਿਸ ਦੀ ਚਮਕ ਬਹੁਤ ਸੋਹਣੀ ਹੈ ਅਤੇ (ਜਿਸ 
ਦੇ) ਸ਼ੁਭ ਭਾਵਾਂ ਤੋਂ ਭਾਵ ਨੂੰ ਵਾਰ ਸੁਟਿਆ ਹੈ। ਜਿਸ ਨੂੰ ਵੇਖ ਕੇ ਲੋਕੀਂ ਰੀਝ ਰਹੇ ਹਨ 
ਅਤੇ _(ਜਿਸ ਨੂੰ) ਵੇਖਣ ਵਾਲੇ _ਮੁਨੀਆਂ _ਦਾ _ਧਿਆਨ ਛੁਟ _ਗਿਆ ਹੈ। ਰਾਧਾ _ਗੂਜਰੀ ਦੇ 
ਕਰਨਫੂਲ ('ਤਨਉਰ”) (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ, ਮਾਨੋ ਕਾਲੇ ਬਦਲ _ਵਿਚ _ਸੂਰਜ 
ਪ੍ਰਗਟ ਹੋਇਆ ਹੋਵੇ।੬0੪। 

ਜਿਸ ਦਾ ਬੂਜ ਵਿਚ ਬਹੁਤ ਸੁੰਦਰ _ਠਿਕਾਣਾ ਹੈ, _ਉਹ _ (ਕ੍ਰਿਸ਼ਨ) _ਗੋਪੀਆਂ ਵਿਚ 
ਖੇਡਦਾ ਹੈ। ਜਿਸ _ਦੀਆਂ ਔਖੀਆਂ _ਹਿਰਨ ਵਰਗੀਆਂ _ਹਨ ਅਤੇ ਜੋ ਨੰਦ ਅਤੇ _ਜਸੋਧਾ ਜੀ 
ਦਾ ਬਾਲਕ _ਹੈ। ਉਥੇ ਉਹ _ਗੋਪੀਆਂ ਨਾਲ ਘਿਰਿਆ ਹੋਇਆ ਹੈ, (ਉਸ ਦਾ) ਯਸ਼ ਕਹਿਣ 
ਲਈ ਮੇਰੇ ਮਨ ਵਿਚ _ਉਮੰਗ _ਪੈਦਾ ਹੋਈ ਹੈ। (ਇੰਜ ਪੁਤੀਤ ਹੁੰਦਾ ਹੈ), ਮਾਨੋ _ਕਾਮਦੇਵ 
ਨਾਲ _ਖੇਡਣ ਲਈ (ਰਤੀ ਨੇ) ਚੰਦੂਮਾ _ਨਾਲ _ਮਿਲ _ਕੇ ਘੇਰਾ ਪਾਇਆ _ਹੋਵੇ।੬0੫। 


ੜ੍‌ 


ਕ੍ਰਿਸ਼ਨ (ਪ੍ਰੇਮ ਭਰੀ) ਨਜ਼ਰ _ਨਾਲ ਵੇਖਦਾ ਹੈ, 
ਹੋ ਕੇ ਧਰਤੀ ਉਤੇ _ਡਿਗ _ਜਾਂਦੀ _ਹੈ। _੬0੬। 


ਉਤੇ (ਡਿਗ ਰਹੀਆਂ _ਹਨ)। ਜਿਵੇਂ ਤੀਰ ਡਿਗ ਪੈਂਦੀ ਹੈ, ਤਿਵੇਂ 
ਹੀ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ ਭਰੇ ਨੈਣਾਂ ਨੂੰ ਵੇਖਦਿਆਂ ਹੀ (ਡਿਗ ਪਈਆਂ _ਹਨ)।੬02। 


ਤਰ 
ਰੋ 


੨ 0 ੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨਰ ਕੇ ਸੰਗ ਖੇਲਤ ਸੋ ਅਤਿ ਹੀ ਸੁਖ ਕੋ _ਕਰ ਕੈ ਤਨ ਮੈ। 
ਸ੍ਯਾਮ ਹੀ ਸੋ ਅਤਿ ਹੀ ਹਿਤ ਕੈ ਚਿਤ ਕੈ ਨਹਿ ਬੰਧਨ ਅਉ ਧਨ ਮੈ। 
ਧਰਿ ਰੰਗਨਿ ਬਸਤ੍ਰ ਸਭੈ ਤਹਿ ਡੋਲਤ ਯੌ ਉਪਮਾ ਉਪਜੀ ਮਨ ਮੈ। 

ਜੋਊ ਫੂਲ ਮੁਖੀ ਤਹ ਫੂਲ ਕੈ ਖੇਲਤ ਫੂਲ ਸੀ ਹੋਇ ਗਈ ਬਨ ਮੈ। ੬0੮। 


ਸਭ ਖੇਲਤ ਹੈ ਮਨਿ ਆਨੰਦ ਕੈ ਭਗਵਾਨ ਕੋ ਧਾਰਿ ਸਬੈ ਮਨ ਮੈ। 
ਹਰਿ ਕੇ ਚਿਤਬੇ ਕੀ ਰਹੀ ਸੁਧਿ ਏਕਨ ਅਉਰ ਰਹੀ ਨ ਕਛੂ ਤਨ ਮੈ। 
ਨਹੀ ਭੂਤਲ ਮੈ ਅਰੁ ਮਾਤਲੁ ਮੈ ਇਨਿ ਸੋ ਨਹਿ ਦੇਵਨ ਕੇ ਗਨ ਮੈ। 
ਸੋਊ ਰੀਝ ਸੋ_ਸ੍ਯਾਮ ਕਹੈ ਅਤਿ ਹੀ ਫੁਨਿ ਡੋਲਤ ਗ੍ਰਾਰਿਨ ਕੇ ਗਨ ਮੈ। ੬0੯। 


ਹਸਿ ਕੈ ਭਗਵਾਨ ਕਹੀ _ਬਤੀਯਾ ਬ੍ਰਿਖਭਾਨੁ ਸੁਤਾ _ਪਿਖਿ ਰੂਪ _ਨਵੀਨੋ। 
ਅੰਜਨ ਆਡ ਧਰੇ ਪੁਨਿ _ਬੇਸਰ ਭਾਵ ਸਭੈ ਜਿਨਿ _ਭਾਵਨ ਕੀਨੋ। 
ਸੁੰਦਰ ਸੇਂਧਰ ਕੋ ਜਿਨ ਲੈ ਕਰਿ ਭਾਲ ਬਿਖੈ ਬਿੰਦੂਆ ਇਕ ਦੀਨੋ। 
ਨੈਨ ਨਚਾਇ ਮਨੈ ਸੁਖ ਪਾਇ _ਚਿਤੈ ਜਦੁਰਾਇ ਤਬੈ _ਹਸਿ ਦੀਨੋ। ੬੧0। 


ਬੀਨ ਸੀ _ਗ੍ਰਾਰਿਨ ਗਾਵਤ ਹੈ ਸੁਨਬੇ ਕਹੁ ਸੁੰਦਰ ਕਾਨਰ ਕਾਰੇ। 
ਆਨਨ ਹੈ ਜਿਨ ਕੋ ਸਸਿ ਸੋ ਸੁ ਬਿਰਾਜਤ ਕੰਜਨ ਸੇ ਦ੍ਰਿਗ ਭਾਰੇ। 
ਝਾਝਨ ਤਾ ਕੀ ਉਠੀ ਧਰ ਪੈ ਧੁਨਿ ਤਾ ਛਬਿ ਕੋ ਕਬਿ ਸ੍ਯਾਮ ਉਚਾਰੇ। 
ਢੋਲਕ _ਸੈਗਿ _ਤੰਬੂਰਨ ਹੋਇ ਉਠੇ ਤਹ ਬਾਜਿ _ਮ੍ਰਿਦੰਗ ਨਗਾਰੇ। _੬੧੧। 


ਖੇਲਤ ਗ੍ਰਾਰਿਨ ਪ੍ਰੇਮ ਛਕੀ ਕਬਿ ਸ੍ਯਾਮ ਕਹੈ ਸੰਗ ਕਾਨਰ ਕਾਰੇ। 
ਛਾਜਤ ਜਾ ਮੁਖ ਚੰਦ ਪੂਭਾ ਸਮ _ਰਾਜਤ ਕੰਚਨ ਸੇ ਦ੍ਰਿਗ ਭਾਰੇ। 
ਜਾ _ਪਿਖਿ ਕੰਦੂਪ ਰੀਝ ਰਹੈ ਪਿਖਿ ਏ ਜਿਹ ਕੇ ਮ੍ਰਿਗ ਆਦਿਕ ਹਾਰੇ। 
ਕੇਹਰਿ ਕੋਕਿਲ ਕੇ ਸਭ ਭਾਵ ਕਿਧੌ ਇਨ ਪੈ ਗਨ ਊਪਰ ਵਾਰੇ। ੬੧੨। 


ਜਾਹਿ ਬਿਭੀਛਨਿ ਰਾਜ ਦੀਯੋ ਜਿਨ ਹੂੰ ਬਰ ਰਾਵਨ ਸੋ _ਰਿਪੁ ਸਾਧੋ। 
ਖੇਲਤ ਹੈ ਸੋਊ ਭੂਮਿ ਬਿਥੈ ਬ੍ਰਿਜ ਲਾਜ ਜਹਾਜਨ ਕੋ ਤਜਿ ਬਾਧੋ। 
ਜਾਹਿ ਨਿਕਾਸ ਲਯੋ _ਮੁਰਿ ਪ੍ਰਾਨ ਸੁ ਮਾਪ ਲੀਯੋ ਬਲਿ ਕੋ ਤਨ ਆਧੋ। 
ਸ੍ਯਾਮ ਕਹੈ ਸੰਗ ਗ੍ਰਾਰਿਨ ਕੇ ਅਤਿ ਹੀ ਰਸਿ ਕੈ ਸੋਊ ਖੇਲਤ ਮਾਧੋ। ੬੧੩। 


ਕ੍ਰਿਸਨਾਵਤਾਰ ੨07੭ 


ਜਾਂਦੀ ,_` ਤਿਵੇਂ (ਗੋਪੀਆਂ) ਬਨ ਵਿਚ (ਕ੍ਰਿਸ਼ਨ ਵਰਗੇ) `ਫੁਲ 

ਗਈਆਂ _ ਹਨ।੬0੮। 

ਵਿਚ _ਧਾਰ _ਕੇ ਸਾਰੀਆਂ _(ਗੋਪੀਆਂ) ਦਿਲ ਵਿਚ 

ਕੇ ਖੇਡ _ਖੇਡਦੀਆਂ _ਹਨ। _ਇਕਨਾਂ ਨੂੰ (ਕੇਵਲ) ਸ੍ਰੀ ਕ੍ਰਿਸ਼ਨ ਨੂੰ ਵੇਖਣ ਦੀ ਸੁਧ 

ਹੈ ਤਨ ਵਿਚ ਨਹੀਂ ਰਹੀ ਹੈ। ਨ ਪਾਤਾਲ ਵਿਚ, ਨ ਆਕਾਸ਼ 
ਵਿਚ _ਇਸ ਵਰਗਾ (ਕੋਈ ਵੀ) _ ਹੈ। (ਕਵੀ) 


ਹ 
| 
੨ 
ਭੂ 
ਵੇ 
ਐਂ 
ਪੈ 
੍ 
ਹ 


ਨੂੰ `ਮਟਕਾ ਕੇ ਮਨ ਵਿਚ ਸੁਖ ਪ੍ਰਾਪਤ ਕਰਦੀ ਹੈ, (ਉਸ ਨੂੰ ਜਦੋਂ) ਸੂ ਕ੍ਰਿਸ਼ਨ ਵੇਖਦੇ ਹਨ, 
ਤਦੋਂ _(ਉਹ) ਹਸ ਪੈਂਦੀ _ਹੈ।੬੧0। 


ਸੁੰਦਰ _ਕਾਲੇ ਕਾਨ੍ਹ _ ਨੂੰ ਸੁਣਾਉਣ _ਲਈ _ਗੋਪੀਆਂ _ਬੀਨ _ਵਰਗੀ (ਸੁਰ) ਵਿਚ 
ਗਾਉਂਦੀਆਂ _ਹਨ। ਜਿਨ੍ਹਾਂ ਦੇ _ਮੁਖੜੇ _ਚੰਦੂਮਾ _ਦੇ _ਸਮਾਨ _ਹਨ ਅਤੇ _ਕਮਲ _ਵਰਗੇ _ ਵੱਡੇ 
ਹਨ। ਉਨ੍ਹਾਂ ਦੇ ਪੈਰਾਂ ਦੇ ਧਰਤੀ _ਉਤੇ ਰਖਣ ਨਾਲ ਝਾਂਝਰ ਦੀ ਜੋ 
ਦੀ ਛਬੀ ਨੂੰ ਕਵੀ ਸ਼ਿਆਮ ਇਸ ਤਰ੍ਹਾਂ ਕਹਿੰਦੇ ਹਨ। ਜਿਵੇਂ ਢੋਲਕ 
ਹੈ ਅਤੇ _ਨਗਾਰੇ _ਦੇ _ਨਾਲ _ਮਿਿਦੰਗ _ਵਜਦਾ _ਹੈ।੬੧੧। 
ਕਹਿੰਦੇ ਹਨ, _ਗੋਪੀਆਂ ਪ੍ਰੇਮ ਵਿਚ _ਮਸਤ ਹੋਕੇ ਕਾਲੇ ਕਾਨ੍ਹ _ਨਾਲ 
ਦਾ ਮੁਖ ਚੰਦ੍ਰਮਾ ਦੀ ਸ਼ੋਭਾ ਵਾਂਗ _ਸਜਿਆ ਹੋਇਆ ਹੈ ਅਤੇ ਜਿਨ੍ਹਾਂ 
ਦੇ ਕਮਲ ਵੌਡੇ ਨੈਣ ਸ਼ੋਭਾ ਪਾ ਰਹੇ ਹਨ। ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ('ਕੰਦੂਪ”) 
ਵੀ ਰੀਝ ਰਿਹਾ ਹੈ ਅਤੇ ਜਿਨ੍ਹਾਂ ਨੂੰ ਵੇਖ ਕੇ ਹਿਰਨ ਵੀ ਹਾਰ ਜਾਂਦੇ ਹਨ। ਸ਼ੇਰ ਅਤੇ ਕੋਇਲ 
ਦੇ ਸਾਰੇ ਭਾਵ (ਲਕ _ਅਤੇ ਆਵਾਜ਼ ਕਰ ਕੇ) ਇਨ੍ਹਾਂ ਉਤੋਂ ਵਾਰੇ _ਜਾ ਸਕਦੇ _ਹਨ।੬੧੨। 

ਜਿਸ ਨੇ _ਵਿਭੀਸ਼ਣ ਨੂੰ (ਲੰਕਾ _ਦਾ) ਰਾਜ ਦਿੱਤਾ ਸੀ ਅਤੇ ਜਿਸ ਨੇ ਬਲ ਪੂਰਵਕ 
ਰਾਵਣ _ਵਰਗਾ ਵੈਰੀ _ਸਾਧਿਆ _ਸੀ। _ਉਹ _ਬੂਜ-ਭੂਮੀ ਵਿਚ _ਲਾਜ ਰੂਪ ਜਹਾਜ਼ _ਦੇ _ਬੰਧਨ 
ਨੂੰ ਛਡ ਕੇ ਖੇਡਾਂ ਕਰ ਰਿਹਾ ਹੈ। ਜਿਸ ਨੇ ਮੁਰ (ਦੈਂਤ) ਦੇ ਪ੍ਰਾਣ ਕਢ ਲਏ ਸਨ ਅਤੇ 
ਬਲਿ ਰਾਜਾ ਦਾ ਸ਼ਰੀਰ (ਬਾਵਨ _ਬਣ ਕੇ) ਮਿਣ ਲਿਆ ਸੀ। (ਕਵੀ) ਸ਼ਿਆਮ ਕਹਿੰਦੇ 
ਹਨ, ਉਹੀ ਸ੍ਰੀ ਕ੍ਰਿਸ਼ਨ (ਮਾਧੋ) ਦੇ ਰੂਪ ਵਿਚ _ਗੋਪੀਆਂ ਨਾਲ ਅਤਿ ਅਧਿਕ (ਪ੍ਰੇਮ) ਰਸ 
ਭਿਜ ਕੇ) ਖੇਡ ਰਿਹਾ ਹੈ।੬੧੩। 


੨0੮ 


ਸੀ _ਦਸਮ-ਗ੍ਰੰਥ _ਸਾਹਿਬ 


ਜੋ ਮੁਰ ਨਾਮ ਮਹਾ ਰਿਪੁ ਪੈ ਕੁਪ ਕੈ ਅਤਿ ਹੀ ਡਰਈਯਾ ਫੁਨਿ ਭੀਰਨਿ। 

ਜੋ ਗਜ ਸੰਕਟ ਕੋ _ਕਟੀਯਾ ਹਰਤਾ ਜੋਊ ਸਾਧਨ ਕੇ ਦੁਖ ਪੀਰਨਿ। 

ਸੋ ਬ੍ਰਿਜ ਮੈ ਜਮੁਨਾ ਤਟ ਪੈ ਕਬਿ ਸ੍ਯਾਮ ਕਹੈ ਹਰੈਯਾ ਤ੍ਰੀਯ ਚੀਰਨਿ। 

ਤਾ ਕਰ ਕੈ ਰਸ ਕੋ ਚਸਕੋ ਇਹ ਭਾਤਿ ਕਹਿਯੋ ਗਨ ਬੀਚ ਅਹੀਰਨਿ। ੬੧੪। 


ਕੇਲ ਕਰੋ ਹਮ ਸੰਗ ਕਹਿਓ ਅਪਨੇ ਮਨ ਸੈ ਕਛੁ ਸੰਕ ਨ ਆਨੋ। 

ਝੂਠ _ਕਹਿਯੋ ਨਹਿ ਮਾਨਹੁ ਰੀ ਕਹਿਯੋ _ਹਮਰੋ ਤੁਮ ਸਾਚ ਪਛਾਨੋ। 
ਗੁਆਰਨੀਯਾ ਹਰਿ ਕੀ ਸੁਨਿ ਬਾਤ ਗਈ ਤਜਿ ਲਾਜ ਕਬੈ ਜਸੁ _ਠਾਨੋ। 
ਰਾਤਿ ਬਿਥੈ ਤਜਿ ਝੀਲਹਿ ਕੋ _ਨਭ ਬੀਚ _ਚਲਿਯੋ ਜਿਮ ਜਾਤ _ਟਨਾਨੋ। ੬੧੫। 


ਬ੍ਰਿਖਭਾਨੁ ਸੁਤਾ ਹਰਿ ਕੇ ਹਿਤ ਗਾਵਤ ਗ੍ਰਾਰਿਨ ਕੇ ਸੁ ਕਿਧੌ ਗਨ ਮੈ। 
ਇਮ ਨਾਚਤ ਹੈ ਅਤਿ ਪ੍ਰੇਮ ਭਰੀ ਬਿਜਲੀ ਜਿਹ ਭਾਤਿ ਘਨੇ ਘਨ ਮੈ। 
ਕਬਿ ਨੇ ਉਪਮਾ ਤਿਹ ਗਾਇਬ ਕੀ ਸੁ ਬਿਚਾਰ ਕਹੀ ਅਪਨੇ ਮਨ ਮੈ। 
ਰੁਤਿ ਚੇਤ ਕੀ ਮੈ ਮਨ ਆਨੰਦ ਕੈ ਕੁਹਕੈ ਮਨੋ ਕੋਕਿਲਕਾ ਬਨ _ਮੈ। ੬੧੬। 


ਹਰਿ ਕੇ ਸੰਗ ਖੇਲਤ ਰੰਗ ਭਰੀ ਸੁ ਤ੍ਰੀਯਾ ਸਜਿ ਸਾਜ ਸਭੈ ਤਨ ਮੈ। 
ਅਤਿ ਹੀ ਕਰ ਕੈ ਹਿਤ ਕਾਨਰ ਸੋ ਕਰ ਕੈ ਨਹੀ ਬੰਧਨ ਔ ਧਨ ਮੈ। 
ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਸ੍ਯਾਮ ਕੇ ਯੌ ਮਨ ਮੈ। 
ਮਨੋ ਸਾਵਨ ਮਾਸ ਕੇ ਮਧ ਬਿਖੈ ਚਮਕੈ ਜਿਮ ਬਿਦੁਲਤਾ ਘਨ ਮੈ। ੬੧੭। 


ਸ੍ਯਾਮ ਸੋ ਸੁੰਦਰ ਖੇਲਤ ਹੈ ਕਬਿ ਸ੍ਯਾਮ ਕਹੈ ਅਤਿ ਹੀ ਰੰਗ ਰਾਚੀ। 
ਰੂਪ ਸਚੀ ਅਰੁ ਪੈ ਰਤਿ ਕੀ ਮਨ ਮੈ ਕਰ ਪ੍ਰੀਤਿ ਸੋ ਖੇਲਤ ਸਾਚੀ। 
ਰਾਸ ਕੀ ਖੇਲ ਤਟੈ ਜਮੁਨਾ ਰਜਨੀ ਅਰੁ ਦ੍ਯੋਸ ਬਿਧਰਕ ਮਾਚੀ। 
ਚੰਦੂਭਗਾ ਅਰੁ ਚੰਦਰਮੁਖੀ ਬਿਰਿਖਭਾਨੁ ਸੁਤਾ ਤਜ _ਲਾਜਹਿ ਨਾਚੀ। ੬੧੮। 


ਰਾਸ ਕੀ ਖੇਲ ਸੁ ਗ੍ਰਾਰਨੀਯਾ ਅਤਿ ਹੀ ਤਹ ਸੁੰਦਰ ਭਾਤਿ ਰਚੀ ਹੈ। 
ਲੋਚਨ ਹੈ ਜਿਨ ਕੇ ਮ੍ਰਿਗ ਸੇ ਜਿਨ ਕੇ ਸਮਤੁਲ ਨ ਰੂਪ ਸਚੀ ਹੈ। 

ਕੰਚਨ ਸੋ ਜਿਨ ਕੋ ਤਨ ਹੈ ਮੁਖ ਹੈ ਸਸਿ ਸੋ ਤਹ ਰਾਧਿ ਗਚੀ ਹੈ। 
ਮਾਨੋ ਕਰੀ ਕਰਿ ਲੈ ਕਰਤਾ ਸੁਧ ਸੁੰਦਰ ਤੇ ਜੋਊ ਬਾਕੀ ਬਚੀ _ਹੈ। ੬੧੯। 


ਕ੍ਰਿਸਨਾਵਤਾਰ ੨0੯ 


ਇਸਤਰੀਆਂ ਦੇ ਬਸਤ੍ਰਾਂ ਨੂੰ ਹਰਨ ਵਾਲਾ ਹੈ, ਉਹ (ਪ੍ਰੇਮ) ਰਸ ਦੇ ਚਸਕੇ ਕਰ ਕੇ ਗੋਪੀਆਂ 


= = ਲਿਰ 


ਦੀ _ਟੋਲੀ ਵਿਚ _ਇਸ ਤਰ੍ਹਾਂ ਕਹਿੰਦਾ _ਹੈ।੬੧੪। 
/ਕੈਸ਼ਨ ਨੰ ਨੇ ਨੱਪਆਂ ਨੂੰ /ਨਹਾ -- 


ਨਵੰਯਾ 


(ਕ੍ਰਿਸ਼ਨ ਨੇ) ਕਿਹਾ --(ਹੇ ਗੋਪੀਓ!) ਮੇਰੇ ਨਾਲ ਖੇਡ _ਕਰੋਂ ਅਤੇ ਆਪਣੇ ਮਨ ਵਿਚ 
ਕੋਈ ਸ਼ੰਸਾ ਨ _ਲਿਆਓ। ਹੇ ਅੜੀਓ! (ਤੁਸੀਂ ਮੇਰਾ) ਕਿਹਾ ਝੂਠ ਨ ਮੰਨੋ, ਮੇਰਾ _ਕਿਹਾ 
ਤੁਸੀਂ ਸਚ _ਕਰ ਕੇ ਜਾਣੋ। _ਗੋਪੀਆਂ ਕ੍ਰਿਸ਼ਨ ਦੀ ਗੌਲ ਸੁਣ ਕੇ ਲਾਜ ਨੂੰ ਛਡ ਕੇ ਤੁਰ 
ਪਈਆਂ, _(ਜਿਸ _ਦੀ) _ਉਪਮਾ _ਕਵੀਆਂ ਨੇ (ਇਸ ਤਰ੍ਹਾਂ) ਬਿਆਨ _ਕੀਤੀ ਹੈ ਜਿਵੇਂ _ਰਾਤ 


ਵੇਲੇ ਜੁਗਨੂੰ _(“ਟਨਾਨੋ”) ਝੀਲ ਨੂੰ _ਛਡ _ਕੇ ਆਕਾਸ਼ _ਵਲ _ਉਡ ਜਾਂਦੇ _ਹਨ।੬੧੫। 


ਸੀ ਕ੍ਰਿਸ਼ਨ ਨੂੰ ਪ੍ਰਸੰਨ ਕਰਨ ਲਈ ਹੀ ਰਾਧਾ _ਗੋਪੀਆਂ ਦੀ ਟੋਲੀ 

ਹੈ। (ਉਹ) ਅਤਿ ਅਧਿਕ ਪ੍ਰੇਮ ਨਾਲ _ਭਰੀ ਹੋਈ ਇਉਂ ਨਚਦੀ ਹੈ ਜਿਉਂ ਸੰਘਣੇ 
ਬਦਲ _ ਵਿਚ _ਬਿਜਲੀ _ ਚਮਕਦੀ _ਹੈ। _ਕਵੀ (ਸ਼ਿਆਮ) ਨੇ ਆਪਣੇ ਮਨ ਵਿਚ 
ਪੂਰਵਕ _ਉਸ ਦੇ _ਗਾਣ ਦੀ ਉਪਮਾ ਕਹੀ ਹੈ, ਮਾਨੋ _ਚੇਤਰ _ਦੀ ਰੁਤ ਵਿਚ _ਮਨ 
ਆਨੰਦਿਤ ਹੋ ਕੇ _ਕੋਇਲ ਬਨ _ਵਿਚ _ਕੂਕਦੀ _ਹੋਵੇ।੬੧੬। 


ਉਹ _ ਇਸਤਰੀਆਂ _ (ਗੋਪੀਆਂ) ਆਪਣੇ _ਸ਼ਰੀਰਾਂ _ਉਤੇ ਸਜਾਵਟ _ਦੇ ਸਾਰੇ _ ਸ਼ਿੰਗਾਰ 


ਉਪਮਾ _ਇਸ ਤਰ੍ਹਾਂ ਪੈਦਾ ਹੋਈ ਹੈ, _ਮਾਨੋ _ਸਾਵਣ ਦੇ ਮਹੀਨੇ ਵਿਚ _ਕਾਲੇ ਬਦਲ _ਵਿਚ 
ਬਿਜਲੀ ਚਮਕਦੀ _ਹੋਵੇ।੬੧੭। 

ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰੰਗ _ਵਿਚ _ਰਤੀਆਂ ਹੋਈਆਂ ਸੁੰਦਰ _(ਗੋਪੀਆਂ) 
ਸ੍ਰੀ ਕ੍ਰਿਸ਼ਨ ਨਾਲ _ਖੇਡਦੀਆਂ _ਹਨ। (ਜਿਨ੍ਹਾਂ ਦੀ) ਸੁੰਦਰਤਾ “ਸਚੀ” (ਇੰਦ੍ਰਾਣੀ) ਅਤੇ _'“ਰਤਿ” 
(ਕਾਮਦੇਵ _ਦੀ ਪਤਨੀ) ਨਾਲੋਂ (ਵੀ ਅਧਿਕ ਹੈ), ਉਹ ਮਨ ਵਿਚ ਸੱਚੀ ਪ੍ਰੀਤ ਕਰ ਕੇ 
ਖੇਡਦੀਆਂ _ਹਨ। ਜਮਨਾ _ਨਦੀ ਦੇ _ਕੇਢੇ ਰਾਤ ਅਤੇ ਦਿਨ ਰਾਸ ਦੀ ਖੇਡ ਬੇ-ਧੜਕ (ਢੰਗ 
ਨਾਲ) _ਮਚੀ _ਹੋਈ _ਹੈ। _ਚੰਦੂਭਗਾ, _ਚੰਦੂਮੁਖੀ ਅਤੇ ਰਾਧਾ _ਸ਼ਰਮ-ਹੱਯਾ ਨੂੰ ਛਿੱਕੇ ਟੰਗ ਕੇ 
ਨਚਦੀਆਂ ਹਨ।੬੧੮। 

ਗੋਪੀਆਂ _ਨੇ _ਰਾਸ _ਦੀ ਖੇਡ _ਬਹੁਤ _ਸੋਹਣੇ _ਢੰਗ _ਨਾਲ _ਰਚਾਈ _ਹੋਈ _ਹੈ। _ ਜਿਨ੍ਹਾਂ 
ਦੀਆਂ _ਔਖੀਆਂ ਹਿਰਨ _ਦੇ ਸਮਾਨ _ਹਨ ਅਤੇ ਜਿਨ੍ਹਾਂ ਦੇ _ਬਰਾਬਰ _'ਸਚੀ” _(ਇੰਦ੍ਰਾਣੀ) ਦਾ 


ਰੂਪ ਵੀ ਨਹੀਂ ਹੈ। ਉਨ੍ਹਾਂ ਦੇ _ਸ਼ਰੀਰ ਸੋਨੇ _ਵਰਗੇ (ਚਮਕਦਾਰ) _ਹਨ _ਅਤੇ _ਮੂੰਹ _ਚੰਦੂਮਾ 
ਦੇ ਸਮਾਨ _ਹਨ। (ਇੰਜ ਪੁਰਤੀਤ ਹੁੰਦਾ ਹੈ) ਮਾਨੋ _ਕਰਤਾ ਨੇ ਹੱਥ _ਵਿਚ (ਸਿਰਜਨਾ ਦੀ) 
ਸੁੱਧ ਸੁੰਦਰ _ਸਾਮਗ੍ਰੀ ਲੈ _ਕੇ ਰਾਧਾ ਨੂੰ ਬਣਾਇਆ ਹੋਵੇ _ਅਤੇ _ਬਾਕੀ _ਬਚੀ _(ਸਾਮਗ੍ਰੀ) ਤੋਂ 
ਹੋਰਾਂ ਨੂੰ ਸਿਰਜਿਆ _ ਹੋਵੇ।੬੧੯। 


੨੧0 


ਸੀ _ਦਸਮ-ਗ੍ਰੰਥ _ਸਾਹਿਬ 


ਆਈ ਹੈ ਖੇਲਨ ਰਾਸ ਬਿਖੈ ਸਜ ਕੈ ਸੁਤ੍ਰੀਯਾ ਤਨ ਸੁੰਦਰ ਬਾਨੇ। 
ਪੀਤ ਰੈਗੇ ਇਕ ਰੰਗ ਕਸੁੰਭ ਕੇ ਏਕ ਹਰੇ ਇਕ ਕੇਸਰ ਸਾਨੇ। 

ਤਾ ਛਬਿ ਕੇ ਜਸੁ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਨੇ। 
ਨਾਚਤ ਭੂਮਿ ਗਿਰੀ ਧਰਨੀ ਹਰਿ ਦੇਖ ਰਹੀ ਨਹੀ ਨੈਨ ਅਘਾਨੇ। ੬੨0। 


ਤਿਨ ਕੋ ਇਤਨੋ ਹਿਤ ਦੇਖਤ ਹੀ ਅਤਿ ਆਨੰਦ ਸੋ ਭਗਵਾਨ ਹਸੇ _ਹੈ। 
ਪ੍ਰੀਤਿ ਬਢੀ ਅਤਿ ਗ੍ਰਾਰਿਨ ਸੋ ਅਤਿ ਹੀ ਰਸ ਕੇ ਫੁਨਿ ਬੀਚ ਫਸੈ ਹੈ। 

ਜਾ ਤਨ ਦੇਖਤ ਪੁੰਨਿ ਬਢੈ ਜਿਹ ਦੇਖਤ ਸਹੀ ਸਭ ਪਾਪ ਨਸੇ ਹੈ। 

ਜਿਉਂ ਸਸਿ ਅਗੁ ਲਸੈ ਚਪਲਾ ਹਰਿ ਦਾਰਮ ਸੇ ਤਿਮ ਦਾਤ ਲਸੇ ਹੈ। ੬੨੧। 


ਸੰਗ ਗੋਪਿਨ ਬਾਤ ਕਹੀ ਰਸ ਕੀ ਜੋਊ ਕਾਨਰ ਹੈ ਸਭ ਦੈਤ ਮਰਈਯਾ। 
ਸਾਧਨ ਕੋ ਜੋਊ ਹੈ ਬਰਤਾ ਅਉ ਅਸਾਧਨ ਕੋ ਜੋਊ ਨਾਸ ਕਰਈਯਾ। 

ਰਾਸ ਬਿਖੈ ਸੋਊ ਖੇਲਤ ਹੈ ਜਸੁਧਾ ਸੁਤ ਜੋ _ਮੁਸਲੀਧਰ ਭਈਯਾ। 

ਨੈਨਨ ਕੇ ਕਰ ਕੈ ਸੁ ਕਟਾਛ ਚੁਰਾਇ ਮਨੋ ਮਤਿ ਗੋਪਿਨ ਲਈਯਾ। ੬੨੨। 


ਦੇਵ _ਗੰਧਾਰਿ ਬਿਲਾਵਲ ਸੁਧ ਮਲਾਰ ਕਹੈ ਕਬਿ _ਸ੍ਯਾਮ _ਸੁਨਾਈ। 
ਜੈਤਸਿਰੀ ਗੁਜਰੀ ਕੀ ਭਲੀ ਧੁਨਿ ਰਾਮਕਲੀ ਹੂੰ ਕੀ ਤਾਨ _ਬਸਾਈ। 
ਸਥਾਵਰ ਤੇ ਸੁਨ ਕੈ ਸੁਰ ਜੀ ਜੜ ਜੰਗਮ ਤੇ ਸੁਰ ਜਾ ਸੁਨ ਪਾਈ। 
ਰਾਸ ਬਿਖੈ ਸੈਗਿ ਗ੍ਰਾਰਿਨ ਕੇ ਇਹ ਭਾਤਿ ਸੋ ਬੰਸੁਰੀ ਕਾਨ੍ਹ ਬਜਾਈ। ੬੨੩। 


ਦੀਪਕ ਅਉ ਨਟ ਨਾਇਕ ਰਾਗ ਭਲੀ ਬਿਧਿ ਗਉਰੀ ਕੀ ਤਾਨ ਬਸਾਈ। 
ਸੋਰਠਿ ਸਾਰੰਗ _ਰਾਮਕਲੀ ਸੁਰ ਜੈਤਸਿਰੀ ਸੁਭ _ਭਾਤਿ ਸੁਨਾਈ। 
ਰੀਝ ਰਹੇ ਪ੍ਰਿਥਮੀ ਕੇ ਸਭੈ ਜਨ ਰੀਝ ਰਹਿਯੋ ਸੁਨ ਕੇ ਸੁਰ ਰਾਈ। 
ਤੀਰ ਨਦੀ ਸੈਗਿ ਗ੍ਹਾਰਿਨ ਕੇ ਮੁਰਲੀ ਕਰਿ ਆਨੰਦ ਸਯਾਮ _ਬਜਾਈ। ੬੨੪। 


ਜਿਹ ਕੇ ਮੁਖ ਕੀ ਸਮ ਚੰਦੂਪੁਭਾ ਤਨ ਕੀ ਇਹ ਭਾ ਮਨੋ ਕੰਚਨ ਸੀ ਹੈ। 
ਮਾਨਹੁ ਲੈ ਕਰ ਮੈ ਕਰਤਾ ਸੁ ਅਨੂਪ ਸੀ ਮੂਰਤਿ ਯਾ ਕੀ ਕਸੀ ਹੈ। 
ਚਾਦਨੀ ਮੈ ਗਨ ਗ੍ਰਾਰਿਨ ਕੇ ਇਹ ਗ੍ਰਾਰਿਨ ਗੋਪਿਨ ਤੇ ਸੁ ਹਛੀ ਹੈ। 

ਬਾਤ ਜੁ ਥੀ ਮਨ ਕਾਨਰ ਕੇ ਬ੍ਰਿਖਭਾਨ ਸੁਤਾ ਸੋਊ ਪੈ ਲਖਿ ਲੀ ਹੈ। ੬੨੫। 


ਕ੍ਰਿਸਨਾਵਤਾਰ ੨੧੧ 


ਜੋ ਵੀ (ਗੋਪੀ) ਰਾਸ ਵਿਚ ਖੇਡਣ ਆਈ ਹੈ, ਉਸ ਇਸਤਰੀ 

ਸੁੰਦਰ ਬਾਣਾ ਪਾਇਆ ਹੋਇਆ ਹੈ। ਇਕ ਦੇ (ਬਸਤ੍ਰ) ਪੀਲੇ ਰੰਗ 

ਦੇ ਕਸੁੰਭੇ ਦੇ ਰੰਗ ਦੇ ਹਨ, ਇਕ ਦੇ ਹਰੇ (ਰੰਗ ਦੇ ਹਨ 

ਹਨ। ਉਸ ਦੀ ਛਬੀ ਦੇ ਉੱਚੇ ਅਤੇ ਸ੍ਰੇਸ਼ਨ ਯਸ਼ ਨੂੰ ਕਵੀ ਨੇ 

ਤਰ੍ਹਾਂ) _ਪਛਾਣਿਆ _ਹੈ। _ਉਹ _ਨਚਦੀਆਂ _ਨਚਦੀਆਂ _ਧਰਤੀ _ਉਤੇ 

ਸ੍ਰੀ ਕ੍ਰਿਸ਼ਨ ਨੂੰ ਵੇਖ _ਰਹੀਆਂ _ਹਨ, _(ਪਰ _ਅਜੇ) ਨੈਣ _ਰਜੇ 
ਵੇਖ 


ਰਹੇ _ਹਨ। (ਉਨ੍ਹਾਂ ਦੀ) ਗੋਪੀਆਂ ਨਾਲ ਪ੍ਰੀਤ ਬਹੁਤ ਵਧ ਗਈ 
ਬਹੁਤ ਅਧਿਕ (ਪ੍ਰੇਮ) ਰਸ ਵਿਚ ਫਸੇ ਹੋਏ ਹਨ। ਜਿਸ ਦੇ 
ਵੱਧ ਜਾਂਦੇ ਹਨ ਅਤੇ ਜਿਸ ਨੂੰ ਵੇਖਣ ਨਾਲ ਪਾਪ ਨਸ਼ਟ ਹੋ 

ਸ੍ਰੀ ਦੇ ਦੰਦ 


ਜਿਸ਼ਕਦੇ _ਹਨ।੬੨੧। 


ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੇ ਨੈਣਾਂ ਦੇ ਸੈਕੇਤ ਕਰ ਕੇ _ਗੋਪੀਆਂ ਦੀ ਮਤ 
ਨੂੰ ਚੁਰਾ _ਲਿਆ _ਹੋਵੇ।੬੨੨। 

ਕਵੀ _ਸ਼ਿਆਮ ਕਹਿੰਦੇ ਹਨ, ਦੇਵ _ਗੰਧਾਰੀ, ਬਿਲਾਵਲ, ਸ਼ੁੱਧ _ਮਲ੍ਹਾਰ _(ਰਾਗਾਂ _ਦੀ 
ਧੁਨ) ਸੁਣਾਈ _ਹੈ। _ਜੈਤਸਿਰੀ _ਅਤੇ _ਗੂਜਰੀ (ਰਾਗਾਂ _ਦੀ) _ ਸੁੰਦਰ _ਧੁਨ _ਨਾਲ _ਰਾਮਕਲੀ 
ਦੀ ਤਾਨ ਨੂੰ ਵੀ ਪੂਰਿਆ ਹੈ। ਜਿਨ੍ਹਾਂ ਨੇ (ਉਸ) ਸੁਰ ਨੂੰ ਸੁਣ ਲਿਆ ਹੈ, ਉਹ ਸਥਾਵਰ 
(ਸਥਿਰ _ ਅਵਸਥਾ _ਵਿਚ _ਰਹਿਣ ਵਾਲੀਆਂ _ ਵਸਤੂਆਂ) _ਤੋਂ ਜੰਗਮ _ (ਗਤਿਮਾਨ _ ਵਸਤੂਆਂ) 


ਅਤੇ ਦਾ 
ਸੁਣ ਕੇ ਰੀਝ _ਰਿਹਾ _ਹੈ। ਸ਼ਿਆਮ ਨੇ (ਜਮਨਾ) ਨਦੀ ਦੇ ਕੰਢੇ ਉਤੇ _ਗੋਪੀਆਂ ਨਾਲ ਆਨੰਦ 
ਪੂਰਵਕ ਮੁਰਲੀ _ਵਜਾਈ _ਹੈ।੬੨੪। 


ਜਿਸ ਦੇ ਮੁਖ ਦੀ ਸੁੰਦਰਤਾ ਚੰਦ੍ਰਮਾ ਵਰਗੀ ਸੀ ਅਤੇ _ਉਸ 
ਮਾਨੋ ਸੋਨੇ ਦੇ ਸਮਾਨ ਸੀ। (ਇੰਜ ਪੁਤੀਤ ਹੁੰਦਾ ਹੈ), ਮਾਨੋ 

ਅਨੂਪਮ ਜਿਹੀ ਮੂਰਤ _ਚਿਤਰੀ _ਹੋਵੇ। _ਚਾਂਦਨੀ _ਰਾਤ ਨੂੰ _ਗੋਪੀਆਂ 
ਗੋਪੀ ਹੋਰਨਾਂ _ਗਵਾਲਣਾਂ ਤੋਂ _ਚੈਗੀ ਹੈ। ਜੋ ਗੱਲ ਸ੍ਰੀ ਕ੍ਰਿਸ਼ਨ ਦੇ 


ਉਦ ਘ ੭ = 


ਰਾਧਾ _ਨੇ _ (ਆਪਣੇ _ ਮਨ) _ ਵਿਚ _ਜਾਣ _ਲਈ _ਹੈ।੬੨੫। 


> 


੨੧੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨ ਨੂ: ਭਾਲ ਰਾਧੇ ਸੋਂ 
ਦੰਹਰਾ 
ਕ੍ਰਿਸਨ ਰਾਧਿਕਾ ਤਨ _ਨਿਰਖਿ ਕਹੀ _ਬਿਹਸਿ ਕੈ ਬਾਤ। 
ਮ੍ਰਿਗ ਕੇ ਅਰੁ ਫੁਨਿ ਮੈਨ ਕੇ ਤੋ ਮੈ ਸਭ ਹੈ ਗਾਤਿ। ੬੨੬। 


ਹਾਵੀਯ” 
ਭਾਗ ਕੋ ਭਾਲ _ਹਰਿਯੋ ਸੁਨਿ ਗ੍ਰਾਰਿਨ ਛੀਨ ਲਈ ਮੁਖ ਜੋਤਿ ਸਸੀ ਹੈ। 
ਨੈਨ ਮਨੋ ਸਰ ਤੀਛਨ ਹੈ ਭ੍ਰਿਕੁਟੀ ਮਨੋ ਜਾਨੁ ਕਮਾਨ ਕਸੀ_ਹੈ। 
ਕੋਕਿਲ ਬੈਨ ਕਪੌਤਿ ਸੋ ਕੰਠ ਕਹੀ ਹਮਰੇ ਮਨ ਜੋਊ ਬਸੀ ਹੈ। 
ਏਤੇ ਪੈ ਚੋਰ ਲਯੋ _ਹਮਰੋ ਚਿਤ ਭਾਮਿਨਿ ਦਾਮਿਨਿ ਭਾਤਿ ਲਸੀ ਹੈ। ੬੨੭। 


ਕਾਨਰ ਲੈ ਬ੍ਰਿਖਭਾਨ ਸੁਤਾ ਸੈਗਿ ਗੀਤ ਭਲੀ ਬਿਧਿ ਸੁੰਦਰ ਗਾਵੈ। 
ਸਾਰੈਗ ਦੇਵ ਗੈਧਾਰ _ਬਿਭਾਸ ਬਿਲਾਵਲ ਭੀਤਰ ਤਾਨ _ਬਸਾਵੈ। 

ਜੋ ਜੜ ਸੁਉਨਨ ਮੈ ਸੁਨ ਕੈ ਧੁਨਿ ਤਿਆਗ ਕੈ ਧਾਮ ਤਹਾ ਕਹੁ ਧਾਵੈ। 
ਜੋ ਖਗ ਜਾਤ ਉਡੇ ਨਭਿ ਮੈ ਸੁਨਿ ਠਾਢ ਰਹੈ ਧੁਨਿ ਜੋ ਸੁਨਿ ਪਾਵੈ। ੬੨੮। 


ਗ੍ਹਾਰਿਨ ਸੰਗ ਭਲੇ ਭਗਵਾਨ ਸੋ ਖੇਲਤ ਹੈ ਅਰੁ ਨਾਚਤ ਐਸੇ। 
ਖੇਲਤ ਹੈ ਮਨਿ ਆਨੰਦ ਕੈ ਨ ਕਛੂ ਜਰਰਾ ਮਨਿ ਧਾਰ ਕੈ ਭੈ ਸੇ। 
ਗਾਵਤ ਸਾਰੰਗ ਤਾਲ ਬਜਾਵਤ ਸ੍ਯਾਮ ਕਹੈ ਅਤਿ ਹੀ ਸੁ ਰਚੈ ਸੇ। 
ਸਾਵਨ ਕੀ ਰੁਤਿ ਮੈ ਮਨੋ ਨਾਚਤ ਮੋਰਿਨ ਮੈ ਮੁਰਵਾ ਨਰ ਜੈਸੇ। ੬੨੯। 


ਹੁਤੀ ਜਹ ਚੰਦੁਭਗਾ _ਅਭਿਮਾਨਨ। 


ਤੈ 
ਨ 
ਰੰ 
4. 
ਟੀ 
੨ 


ਰਾਧਿਕਾ ਚੰਦਰਭਗਾ ਮੁਖਿ ਚੰਦ ਲਏ ਜਹ ਗ੍ਰਾਰਿਨ ਥੀ ਸੰਗ ਤੀਨੋ। 
ਕਾਨ੍ਹ ਨਚਾਇ ਕੈ ਨੈਨਨ ਕੋ ਸਭ _ਗੋਪਿਨ ਕੋ _ਮਨੁਆ ਹਰਿ ਲੀਨੋ। ੬੩੧। 


ਕ੍ਰਿਸਨਾਵਤਾਰ ੨੧੩ 


2 /ਕੈਸ਼ਨ ਨੇ ਰਾਧਾ ਨੂੰ /ਨਹਾ -- 
ਦੰਹਰਾ 

ਕ੍ਰਿਸ਼ਨ ਨੇ ਰਾਧਾ ਦੇ ਸ਼ਰੀਰ ਨੂੰ ਵੇਖ ਕੇ ਅਤੇ ਹਸ ਕੇ ਇਹ ਗੌਲ ਕਹੀ-- (ਹੇ 
ਰਾਧਾ!) _ਹਿਰਨੀ (ਵਰਗੇ _ਨੈਣ) _ਅਤੇ _ਫਿਰ _ਕਾਮਦੇਵ _(ਦੀ ਖ਼ੂਬਸੂਰਤੀ) _ਸਭ _ ਕੁਝ ਤੇਰੇ 
ਸ਼ਰੀਰ ਵਿਚ _ਹੈ।੬੨੬। 


੭ਾਵੀਯਾ 

ਹੇ ਗੋਪੀ! ਸੁਣ, (ਤੂੰ) ਤਕਦੀਰ ਦਾ ਮੱਥਾ (ਅਰਥਾਤ ਨਸੀਬ) ਚੁਰਾ ਲਿਆ ਹੈ ਅਤੇ 
(ਤੇਰੇ) ਮੁਖ ਨੇ _ਚੰਦੂਮਾ ਦੀ ਜੋਤਿ ਖੋਹ ਲਈ _ਹੈ। (ਤੇਰੇ) ਨੈਣ ਮਾਨੋ _ਤਿਖੇ ਤੀਰ ਹੋਣ 
ਅਤੇ _ਭੌਆਂ ਮਾਨੋ _ਕਸੀ ਹੋਈ ਕਮਾਨ _ਸਮਝੀ _ਜਾਵੇ। (ਤੇਰੇ) ਕੋਇਲ ਵਰਗੇ _ਬੋਲ _ਹਨ, 


ਹੈ। ਜੋ ਕੋਈ ਮੂਰਖ (“ਜੜ”) ਧੁਨ ਨੂੰ ਸੁਣਦਾ ਹੈ, ਉਹ ਘਰ-ਬਾਰ ਨੂੰ ਛਡ ਕੇ ਉਧਰ ਨੂੰ 
ਭਜ ਜਾਂਦਾ ਹੈ। ਜੋ ਪੰਛੀ ਆਕਾਸ਼ ਵਿਚ _ਉਡਦਾ ਜਾ ਰਿਹਾ ਹੋਵੇ, (ਜੇ ਉਹ) ਬੰਸਰੀ ਦੀ 
ਧੁਨ ਸੁਣ ਲਵੇ, ਤਾਂ ਸੁਣ ਕੇ ਰੁਕ ਜਾਂਦਾ ਹੈ।੬੨੮। 

ਗੋਪੀਆਂ _ਦੀ ਟੋਲੀ _ਨਾਲ ਕ੍ਰਿਸ਼ਨ _ਇਸ ਤਰ੍ਹਾਂ ਗਾਉਂਦੇ _ਅਤੇ _ਨਚਦੇ _ਹਨ। _ ਮਨ 
ਵਿਚ ਆਨੰਦ ਵਧਾ _ਕੇ ਖੇਡਦੇ ਹਨ ਅਤੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ _ਧਾਰਦੇ 
ਹਨ। _(ਕਵੀ) ਸ਼ਿਆਮ _ਕਹਿੰਦੇ ਹਨ, (ਕ੍ਰਿਸ਼ਨ) ਸਾਰੰਗ (ਰਾਗ) ਵਿਚ ਗਾਉਂਦੇ ਹਨ ਅਤੇ 


ਰੁਚੀ ਪੂਰਵਕ ਤਾੜੀਆਂ ਵਜਾਉਂਦੇ _ਹਨ। _(ਇੰਜ ਪ੍ਰਤੀਤ ਹੁੰਦਾ ਹੈ), ਮਾਨੋ ਸਾਵਣ ਦੀ ਰੁਤ 
ਵਿਚ _ਮੋਰਨੀਆਂ _ਨਾਲ _ਮਿਲ _ਕੇ _ਨਚਦਾ ਹੋਇਆ _ਨਰ _ਮੋਰ (ਖ਼ੁਸ਼ ਹੁੰਦਾ _ਹੋਵੇ)।੬੨੯। 

ਉਹ _ (ਕਾਨ੍ਹ) _ਗੋਪੀਆਂ _ਵਿਚ _ਨਚਦਾ ਹੈ _ਜਿਸ ਦਾ ਮੁਖੜਾ _ ਚੰਦ੍ਰਮਾ ਨਾਲੋਂ ਵੀ 
ਅਧਿਕ ਸੁੰਦਰ ਹੈ। ਜਿਥੇ ਜਮਨਾ ਦੇ ਕੰਢੇ ਉਤੇ ਬਨ ਸ਼ੋਭਾ ਪਾ ਰਿਹਾ ਹੈ, ਉਥੇ ਚਾਂਦਨੀ 
ਰਾਤ _ਵਿਚ _ ਖੇਡਦਾ _ਹੈ। _ਜਿਥੇ _ਰਾਧਾ _ਸੀ ਅਤੇ _ਅਭਿਮਾਨਣ _ਚੰਦੂਭਗਾ _ਸੀ, ਉਨ੍ਹਾਂ _ਵਿਚ 
ਕ੍ਰਿਸ਼ਨ ਇਸ ਤਰ੍ਹਾਂ ਸੁਸ਼ੋਭਿਤ ਸਨ ਜਿਉਂ (ਮੁੰਦਰੀ ਦੇ) ਨਗ ਦੇ ਖ਼ਾਨਿਆਂ ਵਿਚ ਪੰਨਾ _ਫਬਦਾ 
ਹੰ।੬੩0। 

(ਕਵੀ) ਸ਼ਿਆਮ ਕਹਿੰਦੇ ਹਨ, ਉਸ ਥਾਂ ਤੇ (ਪ੍ਰੇਮ) ਰਸ ਨਾਲ ਭਿਜੇ ਹੋਏ ਸ੍ਰੀ ਕ੍ਰਿਸ਼ਨ 
ਸੈਗੀਤ (ਦੀ _ਲੈ ਵਿਚ) ਨਚਦੇ _ਹਨ। ਜਿਸ ਨੇ ਕੇਸਰ ਦਾ ਟਿੱਕਾ ਲਗਾਇਆ _ਹੋਇਆ 
ਹੈ, ਧੋਤੀ ਕਸੀ ਹੋਈ ਹੈ (ਅਤੇ ਉਪਰ) ਨਵਾਂ ਦੁਪੌਟਾ ਲਿਆ ਹੋਇਆ ਹੈ। ਰਾਧਾ, ਚੰਦੂਭਗਾ 
ਅਤੇ _ਚੰਦੂਮੁਖੀ (ਨਾਂ ਦੀਆਂ) ਤਿੰਨਾਂ _ਗੋਪੀਆਂ ਨੂੰ ਜਿਸ _ਨੇ ਆਪਣੇ _ਨਾਲ _ਲਿਆ ਹੋਇਆ 
ਹੈ। ਸ੍ਰੀ ਕ੍ਰਿਸ਼ਨ ਨੇ ਅੱਖਾਂ ਮਟਕਾ _ਮਟਕਾ _ਕੇ ਸਾਰੀਆਂ _ਗੋਪੀਆਂ ਦੇ ਮਨ ਨੂੰ ਚੁਰਾ ਲਿਆ 
ਹੰ।੬੩੧। 


ਸੀ _ਦਸਮ-ਗ੍ਰੰਥ _ਸਾਹਿਬ ਕ੍ਰਿਸਨਾਵਤਾਰ ੨੧੫ 


ਬ੍ਰਿਖਭਾਨੁ ਸੁਤਾ ਕੀ ਬਰਾਬਰ ਮੂਰਤਿ ਸ੍ਯਾਮ ਕਹੈ ਸੁ ਨਹੀ ਪ੍ਰਿਤਚੀ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਰਾਧਾ ਦੀ _ਸ਼ਕਲ _ਦੇ ਬਰਾਬਰ _ਘਿ੍‌ਤਚੀ (ਨਾਂ ਦੀ 

ਜਾ ਸਮ ਹੈ ਨਹੀ ਕਾਮ ਕੀ ਤ੍ਰੀਯਾ ਨਹੀ ਜਿਸ ਕੀ ਸਮ ਤੁਲਿ ਸਚੀ ਹੈ। ਅਪੌਛਰਾ ਵੀ) ਨਹੀਂ _ਹੈ। ਜਿਸ _ਦੇ ਸਮਾਨ ਨ _ਕਾਮਦੇਵ ਦੀ ਇਸਤਰੀ _(ਰਤਿ) ਹੈ ਅਤੇ 

ਮਾਨਹੁ ਲੈ ਸਸਿ ਕੋ _ਸਭ ਸਾਰ ਪੁਭਾ ਕਰਤਾਰ ਇਹੀ ਮੈ ਗਚੀ_ਹੈ। ਨ ਹੀ ਜਿਸ ਦੇ ਤੁਲ (ਇੰਦਰ ਦੀ ਪਤਨੀ) ਸਚੀ ਹੈ। (ਇੰਜ ਪ੍ਰਤੀਤ ਹੁੰਦਾਹੈ) ਮਾਨੋ ਕਰਤਾ 

ਨੰਦ ਕੇ ਲਾਲ ਬਿਲਾਸਨ ਕੋ ਇਹ ਮੂਰਤਿ ਚਿਤ੍ਰ ਬਚਿਤਰ _ਰਚੀ_ਹੈ। ੬੩੨। ਨੇ ਚੰਦ੍ਰਮਾ ਦੀ ਸੁੰਦਰਤਾ (ਦਾ ਸਾਰ ਤੱਤ੍ਰ) ਲੈ ਕੇ _ਇਸ ਵਿਚ ਰਚਾ ਦਿੱਤਾ _ਹੋਵੇ। _ਨੰਦ 
ਦੇ ਪੁੱਤਰ (ਕ੍ਰਿਸ਼ਨ) ਦੇ _ਵਿਲਾਸ ਲਈ ਇਹ _ਵਿਚਿਤ੍ਰ _ਸ਼ਕਲ _ਵਾਲੀ ਮੂਰਤ ਰਚ _ਦਿੱਤੀ 
ਹੌਵੇ।੬੩੨। 

ਰਾਧਿਕਾ ਚੰਦੁਭਗਾ ਮੁਖਿ ਚੰਦੂ ਸੁ ਖੇਲਤ ਹੈ ਮਿਲ ਖੇਲ ਸਬੈ। ਰਾਧਾ, _ਚੰਦੂਭਗਾ ਅਤੇ _ਚੰਦੂਮੁਖੀ (ਉਸ _ਨਾਲ) _ਮਿਲ _ਕੇ ਸਾਰੀਆਂ ਖੇਡ _ਖੇਡਦੀਆਂ 

ਮਿਲਿ ਸੁੰਦਰ ਗਾਵਤ ਗੀਤ ਸਬੈ ਸੁ ਬਜਾਵਤ ਹੈ ਕਰ ਤਾਲ ਤਬੈ। ਹਨ। _ ਸਾਰੀਆਂ _ਸੁੰਦਰੀਆਂ _ਮਿਲ _ਕੇ _ਗੀਤ ਗਾਉਂਦੀਆਂ _ਹਨ _ਅਤੇ ਹੱਥਾਂ _ਨਾਲ _ਤਾੜੀਆਂ 

ਪਿਖਵੈ ਇਹ ਕੋ ਸੋਊ ਮੋਹ ਰਹੈ ਸਭ ਦੇਖਤ ਹੈ ਸੁਰ ਯਾਹਿ ਛਬੈ। ਵਜਾਉਂਦੀਆਂ _ਹਨ। ਇਨ੍ਹਾਂ ਨੂੰ ਜੋ ਵੇਖਦਾ ਹੈ, ਮੋਹਿਤ ਹੋ ਜਾਂਦਾ ਹੈ ਅਤੇ ਸਾਰੇ ਦੇਵਤੇ ਵੀ 

ਕਬਿ _ਸ੍ਯਾਮ ਕਹੈ ਮੁਰਲੀ ਧਰ ਮੈਨ ਕੀ ਮੂਰਤਿ ਗੋਪਿਨ ਮਧਿ _ਫਬੈ। ੬੩੩। ਇਸ ਦੀ ਛਬੀ ਨੂੰ ਵੇਖਦੇ _ਹਨ। ਕਵੀ ਸ਼ਿਆਮ _ਕਹਿੰਦੇ ਹਨ, ਸ੍ਰੀ ਕ੍ਰਿਸ਼ਨ _ਕਾਮਦੇਵ ਦੀ 
ਮੂਰਤ _ਹੈ, _(ਜੋ) _ਗੋਪੀਆਂ ਵਿਚ _ਫਬ ਰਿਹਾ _ਹੈ।੬੩੩। 

ਜਿਹ ਕੀ ਸਮ ਤੁਲਿ ਨ ਹੈ ਕਮਲਾ ਦੁਤਿ ਜਾ ਪਿਖਿ ਕੈ ਕਟਿ ਕੇਹਰ ਲਾਜੈ। ਜਿਸ ਵਰਗੀ ਲੱਛਮੀ ਦੀ 


ਕੰਚਨ ਦੇਖਿ ਲਜੈ ਤਨ ਕੋ ਤਿਹ ਦੇਖਤ ਹੀ ਮਨ ਕੋ ਦੁਖੁ ਭਾਜੈ। 
ਜਾ ਸਮ ਰੂਪ ਨ ਕੋਊ ਤ੍ਰੀਯਾ ਕਬਿ ਸ੍ਯਾਮ ਕਹੈ ਰਤਿ ਕੀ ਸਮ ਰਾਜੈ। 
ਜਿਉ ਘਨ ਬੀਚ _ਲਸੈ _ਚਪਲਾ ਇਹ _ਤਿਉ ਘਨ ਗ੍ਰਾਰਿਨ ਬੀਚ _ਬਿਰਾਜੈ। ੬੩੪। 


ਹੰ।੬੩੪। 
ਖੇਲਤ ਹੈ ਸੰਗ ਤ੍ਰੀਯਨ ਕੇ _ਸਜਿ ਸਾਜ ਸਭੈ ਅਰੁ ਮੋਤਿਨ ਮਾਲਾ। ਸਭ ਤਰ੍ਹਾਂ ਦੇ ਸ਼ਿੰਗਾਰ ਕਰ _ਕੇ ਅਤੇ ਮੋਤੀਆਂ ਦੀ ਮਾਲਾ _(ਪਾ ਕੇ) ਇਸਤਰੀਆਂ 
ਪ੍ਰੀਤਿ ਕੈ ਖੇਲਤ ਹੈ ਤਿਹ ਸੋ ਹਰਿ ਜੂ ਜੋਊ ਹੈ ਅਤਿ ਹੀ ਹਿਤ ਵਾਲਾ। (ਗੋਪੀਆਂ) _ਨਾਲ _ਖੇਡਦੀਆਂ _ਹਨ। _ ਪ੍ਰੇਮ ਪੂਰਵਕ _ਉਸ _ਨਾਲ _ਖੇਡਦੀਆਂ _ਹਨ, _ਜੋ ਕ੍ਰਿਸ਼ਨ 
ਚੰਦੁਮੁਖੀ ਜਹ _ਠਾਢੀ ਹੁਤੀ ਜਹ _ਠਾਢੀ ਹੁਤੀ ਬਿਰਿਖਭਾਨੁ _ਕੀ_ਬਾਲਾ। ਜੀ ਬਹੁਤ ਪ੍ਰੀਤ _ਕਰਨ _ਵਾਲਾ _ਹੈ। _ਜਿਥੇ _ਚੰਦੂਮੁਖੀ _ਖੜੋਤੀ ਹੋਈ ਸੀ ਅਤੇ _ਜਿਥੇ ਰਾਧਾ 
ਚੰਦੂਭਗਾ ਕੋ ਮਹਾ ਮੁਖ ਸੁੰਦਰ ਗ੍ਰਾਰਿਨ ਬੀਚ _ਕਰਿਯੋ _ਉਜਿਯਾਲਾ। _੬੩੫। ਖੜੀ _ਸੀ। _ਚੰਦੂਭਗਾ _ਦਾ _ ਮੁਖ ਬਹੁਤ _ ਸੁੰਦਰ _ਸੀ, _(ਜਿਸ ਨੇ) _ਗੋਪੀਆਂ _ਵਿਚ _ ਪ੍ਰਕਾਸ਼ 
ਪਸਾਰਿਆ ਹੋਇਆ ਸੀ।੬੩੫। 
ਕਾਨ੍ਹ ਕੋ ਰੂਪ ਨਿਹਾਰ ਕੈ ਸੁੰਦਰਿ ਮੋਹਿ ਰਹੀ ਤ੍ਰੀਯਾ ਚੰਦੂ ਮੁਖੀ। ਕਾਨ੍ਹ ਦੇ ਸੁੰਦਰ ਰੂਪ ਨੂੰ ਵੇਖ ਕੇ ਚੰਦ੍ਰਮੁਖੀ (ਨਾਂ ਦੀ) ਗੋਪੀ ਮੋਹਿਤ ਹੋ ਰਹੀ _ਹੈ। 
ਤਬ ਗਾਇ ਉਠੀ ਕਰ ਤਾਲ ਬਜਾਇ ਹੁਤੀ ਜਿ ਕਿਧੋ ਅਤਿ ਹੀ ਸੁ ਸੁਖੀ। ਉਹ _ ਉਦੋਂ _ਗਾਉਣ ਲਗ _ਗਈ _ ਅਤੇ ਹੱਥ _ਨਾਲ ਤਾੜੀ _ਵਜਾਉਣ ਲਗ _ਪਈ, (ਇੰਜ 
ਕਰ ਕੈ ਅਤਿ ਹੀ ਹਿਤ ਨਾਚਤ ਭੀ ਕਰਿ ਆਨੰਦ ਨ ਮਨ ਬੀਚ ਝੁਖੀ। ਮਹਿਸੂਸ ਹੁੰਦਾ ਹੈ ਕਿ ਉਹ) ਬਹੁਤ ਹੀ ਸੁਖੀ ਹੈ। ਬਹੁਤ ਹੀ ਹਿਤ ਕਰ ਕੇ ਨਚਣ ਲਗ 
ਸਭ ਲਾਲਚ ਤਿਆਗ ਦਏ ਗ੍ਰਿਹ ਕੇ ਇਕ ਸ੍ਯਾਮ ਕੇ _ਪ੍ਯਾਰ ਕੀ ਹੈ ਸੂ ਭੁਖੀ। ੬੩੬। ਗਈ ਹੈ, (ਉਹ ਮਨ ਵਿਚ) ਆਨੰਦਿਤ (ਹੋ ਰਹੀ ਹੈ ਅਤੇ) ਮਨ ਵਿਚ ਕਿਸੇ ਪ੍ਰਕਾਰ ਦਾ 


ਝੋਰਾ ਨਹੀਂ ਹੈ। ਘਰ ਦੇ ਸਾਰੇ ਲਾਲਚ _(ਉਸ ਨੇ) ਛਡ ਦਿੱਤੇ ਹਨ, ਬਸ (ਕੇਵਲ) ਇਕ 
ਸ਼ਿਆਮ _ਦੇ _ਪਿਆਰ _ਦੀ _ਭੁਖੀ _ਹੈ।੬੩੬। 


ਦੰਹਰ” ਦੰਹਰ” 
ਕ੍ਰਿਸਨ ਮਨੈ ਅਤਿ ਰੀਝ ਕੈ ਮੁਰਲੀ ਉਠਿਯੋ _ਬਜਾਇ। ਸੀ ਕ੍ਰਿਸ਼ਨ ਮਨ ਵਿਚ ਪ੍ਰਸੰਨ ਹੋ ਕੇ ਉਠ ਕੇ ਮੁਰਲੀ ਵਜਾਉਣ ਲਗ _ਪਏ। (ਉਸ 
ਰੀਝ _ਰਹੀ ਸਭ _ਗੋਪੀਯਾ ਮਹਾ _ਪੁਮੁਦ ਮਨਿ ਪਾਇ। ੬੩੭। ਧੁਨ ਨੂੰ ਸੁਣ ਕੇ) ਸਾਰੀਆਂ ਗੋਪੀਆਂ ਪ੍ਰਸੰਨ ਹੋ ਗਈਆਂ ਅਤੇ ਮਨ ਵਿਚ _ਬਹੁਤ ਖੁਸ਼ੀ ਪ੍ਰਾਪਤ 
ਕਤੀ।੬੩੭। 
ਮਵੀਯ” ਮਵੰਯ 
ਰੀਝ ਰਹੀ ਬ੍ਰਿਜ ਕੀ ਸਭ _ਭਾਮਿਨ ਜਉ ਮੁਰਲੀ ਨੰਦ ਲਾਲ _ਬਜਾਈ। ਜਿਉਂ ਹੀ ਕ੍ਰਿਸ਼ਨ ਨੇ ਮੁਰਲੀ ਵਜਾਈ (ਤਿਉਂ ਹੀ) ਬੂਜ _ਦੀਆਂ ਸਾਰੀਆਂ _ਗੋਪੀਆਂ 


ਰੀਝ ਰਹੇ ਬਨ ਕੇ ਖਗ ਅਉ ਮਿਿਗਿ ਰੀਝ ਰਹੇ ਧੁਨਿ ਜਾ ਸੁਨਿ ਪਾਈ। ਮੋਹਿਤ ਹੋ ਰਹੀਆਂ _ਹਨ। _ਬਨ _ਦੇ ਹਿਰਨ ਅਤੇ ਪੰਛੀ _ਰੀਝ _ਰਹੇ ਹਨ ਅਤੇ (ਉਹ ਵੀ) 


੨੧੬ 


ਸੀ _ਦਸਮ-ਗ੍ਰੰਥ _ਸਾਹਿਬ 


ਚਿਤੁ ਕੀ ਹੋਇ ਗਈ ਪ੍ਰਿਤਮਾ ਸਭ ਸ੍ਯਾਮ ਕੀ ਓਰਿ ਰਹੀ ਲਿਵ ਲਾਈ। 
ਨੀਰ ਬਹੈ ਨਹੀ ਕਾਨ੍ਹ ਤ੍ਰੀਯਾ ਸੁਨ ਕੇ ਤਿਹ ਪਉਨ ਰਹਿਯੋ _ਉਰਝਾਈ। ੬੩੮। 


ਪਉਨ _ਰਹਿਯੋ _ਉਰਝਾਇ ਘਰੀ ਇਕ ਨੀਰ ਨਦੀ ਕੋ ਚਲੈ ਸੁ ਕਛੂ ਨਾ। 
ਜੇ ਬ੍ਰਿਜ ਭਾਮਨਿ ਆਈ ਹੁਤੀ ਧਰਿ ਖਾਸਨ ਅੰਗ ਬਿਖੈ ਅਰੁ ਝੂਨਾ। 

ਸੋ ਸੁਨ ਕੈ ਧੁਨਿ ਬਾਸੁਰੀ ਕੀ ਤਨ ਬੀਚ ਰਹੀ ਤਿਨ ਕੇ ਸੁਧਿ ਹੂੰ ਨਾ। 

ਤਾ ਸੁਧਿ ਗੀ ਸੁਰ ਕੇ ਸੁਨਿ ਹੀ ਰਹਿ ਗੀ ਇਹ ਮਾਨਹੁ ਚਿਤ੍ਰ ਨਮੂਨਾ। ੬੩੯। 


ਰੀਝਿ ਬਜਾਵਤ ਹੈ ਮੁਰਲੀ ਹਰਿ ਪੈ ਮਨ ਮੈ ਕਰਿ ਸੰਕ ਕਛੂ ਨਾ। 
ਜਾ ਕੀ ਸੁਨੇ ਧੁਨਿ ਸੂਉਨਨ ਮੈ ਕਰ ਕੈ ਖਗ ਆਵਤ ਹੈ ਬਨ ਸੂਨਾ। 
ਸੋ ਸੁਨਿ ਗ੍ਰਾਰਿਨ ਰੀਝ ਰਹੀ ਮਨ ਭੀਤਰ ਸੰਕ ਕਰੀ ਕਛਹੂੰ _ਨਾ। 
ਨੈਨ ਪਸਾਰ ਰਹੀ ਪਿਖ ਕੈ ਜਿਮ ਘੰਟਕ ਹੇਰ ਬਜੇ ਮ੍ਿਗਿ ਮੂਨਾ। ੬੪0। 


ਸੁਰ ਬਾਸੁਰੀ ਕੀ ਕਬਿ ਸ੍ਯਾਮ ਕਹੈ ਮੁਖ ਕਾਨਰ ਕੇ ਅਤਿ ਹੀ ਸੁ ਰਸੀ ਹੈ। 
ਸੋਰਠਿ ਦੇਵ ਗੰਧਾਰਿ ਬਿਭਾਸ ਬਿਲਾਵਲ ਹੂੰ ਕੀ ਸੁ ਤਾਨ ਬਸੀ _ਹੈ। 
ਕੰਚਨ ਸੋ ਜਿਹ ਕੋ ਤਨ ਹੈ ਜਿਹ ਕੇ ਮੁਖ ਕੀ ਸਮ ਸੋਭ ਸਸੀ ਹੈ। 
ਤਾ ਕੈ ਬਜਾਇਬੇ ਕੌ ਸੁਨ ਕੈ ਮਤਿ ਗ੍ਰਾਰਿਨ ਕੀ ਤਿਹ ਬੀਚ ਫਸੀ ਹੈ। ੬੪੧। 


ਦੇਵ ਗੰਧਾਰਿ ਬਿਭਾਸ ਬਿਲਾਵਲ ਸਾਰੰਗ ਕੀ ਧੁਨਿ ਤਾ ਮੈ ਬਸਾਈ। 
ਸੋਰਠਿ ਸੁਧ ਮਲਾਰ ਕਿਧੌ ਸੁਰ ਮਾਲਸਿਰੀ ਕੀ ਮਹਾ ਸੁਖਦਾਈ। 
ਮੋਹਿ ਰਹੇ ਸਭ ਹੀ ਸੁਰ ਅਉ ਨਰ ਗ੍ਰਾਰਿਨ ਰੀਝ ਰਹੀ ਸੁਨਿ ਧਾਈ। 
ਯੌ ਉਪਜੀ ਸੁਰ ਚੇਟਕ ਕੀ ਭਗਵਾਨ ਮਨੋ ਧਰਿ ਫਾਸ ਚਲਾਈ। ੬੪੨। 


ਆਨਨ ਹੈ ਜਿਹ ਕੋ ਅਤਿ ਸੁੰਦਰ ਕੈਧਿ ਧਰੇ ਜੋਊ ਹੈ ਪਟ ਪੀਲੋ। 
ਜਾਹਿ ਮਰਿਯੋ ਅਘ ਨਾਮ _ਬਡੋਂ _ਰਿਪੁ ਤਾਤ ਰਖਿਯੋ ਅਹਿ ਤੇ ਜਿਨ ਲੀਲੋ। 
ਅਸਾਧਨ ਕੌ ਸਿਰ ਜੋ _ਕਟੀਯਾ ਅਰੁ ਸਾਧਨ ਕੋ ਕਰਤਾ ਜੋਊ ਹੀਲੋ। 
ਚੋਰ ਲਯੋ ਸੁਰ ਸੋ ਮਨ ਤਾਸ ਬਜਾਇ ਭਲੀ ਬਿਧਿ ਸਾਥ ਰਸੀਲੋ। ੬੪੩। 


ਜਾਹਿ _ਭਭੀਛਨ ਰਾਜ ਦਯੋ ਅਰੁ _ਰਾਵਨ ਜਾਹਿ ਮਰਿਯੋ ਕਰਿ ਕ੍ਰੋਹੈ। 
ਚਕੂ ਕੇ ਸਾਥ _ਕਿਧੋ_ਜਿਨਹੂੰ ਸਿਸੁਪਾਲ ਕੋ ਸੀਸ ਕਟਿਯੋ ਕਰਿ ਛੋਹੈ। 


ਕ੍ਰਿਸਨਾਵਤਾਰ ੨੧੭ 


ਜਿਨ੍ਹਾਂ ਨੇ (ਮੁਰਲੀ) ਦੀ ਧੁਨ ਸੁਣ _ਲਈ _ਹੈ। ਸਾਰੀਆਂ _(ਗੋਪੀਆਂ) 
ਚਿਤਰ ਵਰਗੀਆਂ _ਹੋ__ਗਈਆਂ _ਅਤੇ ਕ੍ਰਿਸ਼ਨ ਵਲ _ਸਭ _ਦੀ ਲਿਵ ਲਗ _ਗਈ। (ਕ੍ਰਿਸ਼ਨ 
ਦੀ ਸੁਰ ਨੂੰ) ਸੁਣ ਕੇ ਜਮਨਾ ('ਕਾਨ੍ਹ ਤ੍ਰੀਯਾ') ਦਾ ਜਲ _ਵਗ ਨਹੀਂ ਰਿਹਾ 
ਵੀ ਮੋਹਿਤ ਹੋ ਕੇ (ਚਲਣੋ) ਰਹਿ ਗਈ _ਹੈ।੬੩੮। 
ਹਵਾ ਇਕ _ਘੜੀ ਲਈ ਮੋਹਿਤ ਹੋਕੇ ਰੁਕ ਗਈ ਹੈ ਅਤੇ ਨਦੀ ਦਾ ਜਲ ਵੀ 
ਠਹਿਰ ਗਿਆ ਹੈ। ਜੋ ਬੂਜ ਦੀ ਇਸਤਰੀ (ਅਰਥਾਤ ਗੋਪੀ) ਉਥੇ (ਬਸਤ੍ਰ) ਧਾਰਨ _ਕਰ 
ਕੇ ਅਤੇ ਦੁਪੌਟਾ ਲੈ ਕੇ ਆਈ ਹੋਈ ਹੈ। ਬੰਸਰੀ ਦੀ ਧੁਨ ਸੁਣ ਕੇ ਉਸ ਦੇ ਤਨ ਵਿਚ 
ਸੁਧ-ਬੁਧ ਨਹੀਂ ਰਹੀ ਹੈ। (ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਸੁਰ ਦੇ ਸੁਣਦਿਆਂ ਹੀ 
(ਉਸ ਦੀ) ਸੁਧ (ਚਲੀ) ਗਈ ਹੋਵੇ ਅਤੇ ਉਹ ਇਕ _ਚਿਤਰ _ਦਾ ਨਮੂਨਾ (ਬਣ ਕੇ) ਰਹਿ 
ਗਈ _ਹੋਂਵੇ।੬੩੯। 


ਕ੍ਰਿਸ਼ਨ ਰੀਝ _ਕੇ ਬੰਸਰੀ _ਵਜਾਉਂਦਾ ਹੈ ਅਤੇ ਮਨ ਵਿਚ _ਕਿਸੇ ਪੁਕਾਰ ਦਾ _ਕੁਝ 
ਵੀ ਸ਼ੰਸਾ ਨਹੀਂ _ਕਰਦਾ। ਜਿਸ ਦੀ ਧੁਨ ਨੂੰ ਕੰਨਾਂ ਨਾਲ ਸੁਣ ਕੇ ਬਨ ਨੂੰ ਸੁੰਨਾ ਕਰ ਕੇ 


ਪੰਛੀ (ਉਸ ਕੋਲ) ਆ ਜਾਂਦੇ ਹਨ। (ਉਸ (ਧੁਨ) ਨੂੰ ਸੁਣ ਕੇ ਗੋਪੀਆਂ ਖੁਸ਼ ਹੋ__ਰਹੀਆਂ 
ਹਨ ਅਤੇ (ਉਨ੍ਹਾਂ ਦੇ) ਮਨ ਵਿਚ ਕੋਈ ਸੈਗ ਸੈਕੋਚ ਨਹੀਂ ਹੈ। ਨੈਣਾ ਨੂੰ ਪਸਾਰ ਕੇ (ਕ੍ਰਿਸ਼ਨ 


ਵਲ) ਵੇਖ ਰਹੀਆਂ _ਹਨ, ਜਿਵੇਂ ਘੰਡਾਹੇੜੇ ਦੇ ਵਜਣ ਨਾਲ ਚੁਪ ਚੁਪੀਤੇ (ਹਿਰਨ) ਇਕੱਠੇ 
ਹੋ ਜਾਂਦੇ ਹਨ।੬80। 
ਕਵੀ ਸ਼ਿਆਮ ਕਹਿੰਦੇ ਹਨ, ਬੰਸਰੀ ਦੀ ਸੁਰ ਕ੍ਰਿਸ਼ਨ ਦੇ ਮੂੰਹ ਤੋਂ ਬਹੁਤ _ਰਸੀਲੀ 
ਹੋ ਰਹੀ ਹੈ। _ਸੋਰਠ, ਦੇਵ _ਗੰਧਾਰੀ, _ਵਿਭਾਸ, _ਬਿਲਾਵਲ (ਆਦਿਕ ਰਾਗਾਂ ਦੀ) ਤਾਨ ਉਸ 
ਵਿਚ ਵਸੀ ਹੋਈ ਹੈ। ਜਿਸ ਦਾ ਸ਼ਰੀਰ ਸੋਨੇ ਵਰਗਾ ਹੈ ਅਤੇ ਜਿਸ ਦੇ ਮੁੰਹ ਸ਼ੋਭਾ 
ਸਮਾਨ ਖੁ 


ਘ 


ਜਿਸ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ 
ਮਾਰਿਆ ਸੀ। ਜਿਸ ਨੇ ਕ੍ਰੋਧ ਕਰ ਕੇ (ਸੁਦਰਸ਼ਨ) _ਚੌਕਰ _ਨਾਲ _ਸ਼ਿਸ਼ੁਪਾਲ ਦਾ 


੧੮ 


ਸੀ _ਦਸਮ-ਗ੍ਰੰਥ _ਸਾਹਿਬ 


ਮੈਨ ਸੁ ਅਉ ਸੀਯ ਕੋ _ਭਰਤਾ ਜਿਹ ਮੂਰਤਿ ਕੀ ਸਮਤੁਲਿ ਨ ਕੋ. ਹੈ 
ਸੋ ਕਰਿ ਲੈ ਅਪੁਨੇ ਮੁਰਲੀ ਅਬ ਸੁੰਦਰ ਗੋਪਿਨ ਕੇ ਮਨ ਮੋਹੈ। ੬੪੪। 


ਰਾਧਿਕਾ ਚੰਦੂਭਗਾ ਮੁਖਿ ਚੰਦ ਸੁ ਖੇਲਤ ਹੈ ਮਿਲਿ ਖੇਲ ਸਬੈ। 

ਮਿਲਿ ਸੁੰਦਰਿ ਗਾਵਤ ਗੀਤ ਭਲੇ ਸੁ _ਬਜਾਵਤ ਹੈ ਕਰਤਾਲ ਤਬੈ। 

ਫੁਨਿ ਤਿਆਗਿ ਸਭੈ ਸੁਰ ਮੰਡਲ ਕੋ _ਸਭ _ਕਉਤੁਕ ਦੇਖਤ ਦੇਵ ਸਬੈ। 
ਅਬ ਰਾਕਸ ਮਾਰਨ ਕੀ ਸੁ ਕਥਾ ਕਛੁ ਥੋਰੀ ਅਹੈ ਸੁਨ ਲੇਹੁ ਅਬੈ। ੬੪੫। 


ਨਾਚਤ ਥੀ ਜਹਿ ਗੂਰਨੀਆ ਜਹ ਫੂਲ ਖਿਰੇ ਅਰੁ ਭਉਰ ਗੁੰਜਾਰੈ 
ਤੀਰ ਬਹੈ ਜਮੁਨਾ ਜਹ ਸੁੰਦਰਿ ਕਾਨ੍ਹ ਹਲੀ ਮਿਲਿ ਗੀਤ ਉਚਾਰੈ। 
ਖੇਲ ਕਰੈ ਅਤਿ ਹੀ ਹਿਤ ਸੋ ਨ ਕਛੂ ਮਨ ਭੀਤਰ ਸੰਕਹਿ ਧਾਰੈ। 
ਰੀਝਿ ਕਬਿਤ ਪੜੈ ਰਸ ਕੇ ਬਹਸੈ ਦੋਊ ਆਪਸ ਮੈ ਨਹੀ ਹਾਰੈ। ੬੪੬। 


ਅਥ ਜਖਛ ਗੋਪਿਨ ਕੌ ਨਭ ਕੋਲੇ ਉਡਾ 
ਹਵੀਯਾਂ 
ਆਵਤ ਥੋ ਇਕ ਜਖਛ ਬਡੋ ਇਹ ਰਾਸ ਕੋ ਕਉਤੁਕ ਤਾਹਿ ਬਿਲੋਕਿਯੋ। 
ਗਹਾਰਿਨ ਦੇਖ ਕੈ ਮੈਨ ਬਢਿਯੋ ਤਿਹ ਤੇ ਤਨ ਮੈ ਨਹੀ ਰੰਚਕ ਰੋਕਿਯੋ 
ਗ੍ਹਾਰਿਨ ਲੈ ਸੁ ਚਲਿਯੋ ਨਭਿ ਕੋ ਕਿਨਹੂੰ ਤਿਹ ਭੀਤਰ ਤੇ ਨਹੀ ਟੋਕਿਯੋ 
ਜਿਉ ਮਧਿ ਭੀਤਰਿ ਲੈ ਮੁਸਲੀ ਹਰਿ ਕੇਹਰ ਹ੍ਹੈ ਮ੍੍‌ਗਿ ਸੋ _ਰਿਪੁ ਰੋਕਿਯੋ। ੬੪੭ 


ਜਖਛ ਕੇ _ਸੈਗਿ ਕਿਧੋ ਮੁਸਲੀ ਹਰਿ ਜੁਧ ਕਰਿਯੋ ਅਤਿ ਕੋਪੁ ਸੰਭਾਰਿਯੋ। 
ਲੈ ਤਰੁ ਬੀਰ ਦੋਊ ਕਰ ਭੀਤਰ ਭੀਮ ਭਏ ਅਤਿ ਹੀ ਬਲ ਧਾਰਿਯੋ। 

ਦੈਤ ਪਛਾਰਿ ਲਯੋ ਇਹ ਭਾਤਿ ਕਬੈ ਜਸੁ ਤਾ ਛਬਿ ਐਸਿ ਉਚਾਰਿਯੋ 

ਢੋਕੇ ਛੁਟੇ ਤੇ ਮਹਾ ਛੁਧਵਾਨ ਕਿਧੋ _ਚਕਵਾ ਉਠਿ _ਬਾਜਹਿੰ ਮਾਰਿਯੋ। ੬੪੮ 


/ਇਤ ਨੰ ਲਾਦਤੁ ਨਾਟਕ ਗੁੰਲੇ /ਕੁਸਨਾਵਤਾਨੇ ਗ& ਛਰਾ/ਏਲਂ 
ਲਥਛ _ਝਧਹਾ _/ਨ##ੱਲ _ਨਆਘਤੰ/ 
ਨਾਵੀਯਾ 
ਮਾਰਿ ਕੈ ਤਾਹਿ ਕਿਧੌ ਮੁਸਲੀ ਹਰਿ ਬੰਸੀ ਬਜਾਈ ਨ ਕੈ ਕਛੁ ਸੰਕਾ। 
ਰਾਵਨ ਖੇਤ ਮਰਿਯੋ ਕੁਪ ਕੈ ਜਿਨਿ ਰੀਝਿ _ਬਿਭੀਛਨ ਦੀਨ ਸੁ ਲੰਕਾ। 
ਜਾ ਕੋ ਲਖਿਯੋ ਕੁਬਜਾ ਬਲ _ਬਾਹਨ ਜਾ _ਕੋ_ਲਖਿਯੋ ਮੁਰ ਦੈਤ ਅਤੰਕਾ 
ਰੀਝਿ ਬਜਾਇ ਉਠਿਯੋ ਮੁਰਲੀ ਸੋਈ ਜੀਤ ਦੀਯੋ ਜਸੁ ਕੋ ਮਨੋ ਡੰਕਾ। ੬੪੯। 


ਕ੍ਰਿਸਨਾਵਤਾਰ ੨੧੯ 


ਦਿੱਤਾ _ਸੀ। _ਉਹ _ਕਾਮਦੇਵ (ਵਾਂਗ ਸੁੰਦਰ) ਅਤੇ ਸੀਤਾ ਦਾ ਪਤੀ (ਰਾਮ) ਹੈ ਜਿਸ ਦੇ 


ਰਾਧਾ, _ਚੰਦੂਭਗਾ _ਅਤੇ _ਚੰਦੂਮੁਖੀ (ਨਾਂ _ਦੀਆਂ _ਗੋਪੀਆਂ) ਸਾਰੀਆ _ਮਿਲ ਕੇ 


ਤਾੜੀਆਂ _ਵੀ _ਵਜਾਉਂਦੀਆਂ _ਹਨ। ਫਿਰ ਸਾਰੇ ਦੇਵਤੇ _ਦੇਵ-ਮੰਡਲ 


ਜਿ 
ਰੇ 
ਕੈ, 4 
ਰੰ ਤ 


ਕਰਦੇ ਹਨ ਅਤੇ ਮਨ ਵਿਚ 
ਸ਼ੰਕਾ ਧਾਰਨ ਨਹੀਂ _ਕਰਦੇ। ਦੋਵੇਂ ਖੁਸ਼ ਹੋ ਕੇ (ਪ੍ਰੇਮ) ਰਸ ਵਾਲੇ ਕਬਿੱਤ ਪੜ੍ਹਦੇ 
ਆਪਸ _ਵਿਚ _ ਮੁਕਾਬਲੇ ਕਰਦੇ ਹਨ, _ ਪਰ _ ਹਾਰਦੇ _ਨਹੀਂ।੬੪੬। 


ਰੋ 
ਕਘਕ& ਕੈ#ੈਡੋਕ 


ਕੈ 


ਇਕ ਵੱਡਾ _ਯਕਸ਼ _ਰਾਸ _ਦਾ ਕੌਤਕ ਵੇਖਣ ਲਈ ਕਿਥੋਂ ਆਉਂਦਾ _ਸੀ। _ਗੋਪੀਆਂ 
ਕੇ ਉਸ ਦੇ ਤਨ ਵਿਚ ਕਾਮ (ਭਾਵਨਾ) ਵੱਧ ਗਈ ਅਤੇ ਜ਼ਰਾ ਵੀ ਰੋਕ ਨ 
ਕੇ ਉਹ ਆਕਾਸ਼ ਵਲ ਉਡ ਚਲਿਆ, (ਪਰ) ਉਸ _(ਰਾਸ-ਮੰਡਲ) 

ਵਿਚੋਂ ਕਿਸੇ ਨੇ ਵੀ ਨਹੀਂ _ਟੋਕਿਆ। ਜਿਉਂ ਹੀ ਰਾਸ-ਮੰਡਲ ਵਿਚੋਂ (ਉਡਿਆ ਤਿਉਂ ਹੀ) 


ਨੂੰ ਹੱਥਾਂ `ਵਿਚ ਫੜ ਲਿਆ ਅਤੇ ਭਿਆਨਕ ਰੂਪ 
ਬਲ ਨੂੰ ਸੰਭਾਲਿਆ। ਇਸ ਤਰ੍ਹਾਂ ਉਨ੍ਹਾਂ ਨੇ ਦੈਂਤ ਨੂੰ ਧਰਤੀ ਉਤੇ 
ਉਸ ਛਬੀ ਦਾ ਯਸ਼ ਇਸ ਤਰ੍ਹਾਂ ਉਚਾਰਿਆ ਹੈ, ਮਾਨੋ ਅੱਖਾਂ _ਦੇ 


ਯਕਸ਼ ਨਾਲ ਸ੍ਰੀ ਕ੍ਰਿਸ਼ਨ ਅਤੇ _ਬਲਰਾਮ ਨੇ ਅਤਿ ਅਧਿਕ ਕ੍ਰੋਧ ਕਰ ਕੇ ਯੁੱਧ ਸ਼ੁਰੂ 


ਦਿੱਤਾ। ਕਵੀ ਨੇ ਉ 
ਖੋਪਿਆਂ ਤੋਂ ਮੁਕਤ ਹੋਏ ਭੁਖੇ ਬਾਜ਼ ਨੇ _ਝਪਟਾ ਮਾਰ ਕੇ _ਚਕਵਾ ਮਾਰ ਲਿਆ ਹੋਵੇ।੬੪੮ 
/ਟਲੋਂ ਨੀ ਲਓਤੁ ਨਾਟਕ ਗੁੰਝ ਦੇ /ਕੁ੍‌ਸ਼ਨਾਵਤਾਰ ਦੇ ਨ ਛੜਾਉਣ ਅਤੇ 
ਯਕਸ਼ ਦੇ _ਲਧ ਦੇ ਪੁਸੰਨ ਦੀ ਆਪਤੀੰ/ 
ਮਾਵੀਯ” 


ਮਾਰ ਕੇ _ਬਲਰਾਮ _ਅਤੇ ਕ੍ਰਿਸ਼ਨ ਨੇ _ਬੰਸਰੀ ਵਜਾਈ ਅਤੇ _ਕਿਸੇ ਤਰ੍ਹਾਂ 
ਦਾ ਸ਼ੰਕਾ ਨਹੀਂ __ਕੀਤਾ। ਜਿਸ ਨੇ ਕ੍ਰੋਧਿਤ ਹੋ ਕੇ _ਰਣ-ਭੂਮੀ _ਵਿਚ _ਰਾਵਣ _ਨੂੰ ਮਾਰਿਆ 
ਸੀ ਅਤੇ (ਜਿਸ ਨੇ) ਰੀਝ ਕੇ _ਵਿਭੀਸ਼ਣ ਨੂੰ ਲੰਕਾ (ਦਾ ਰਾਜ) ਦਿੱਤਾ _ਸੀ। ਜਿਸ _ਦੀਆਂ 
ੰਹਵਾਂ ਕ ਵੇਖਿਆ ਸੀ ਅਤੇ ਜਿਸ ਦੇ (ਬਲ ਨੂੰ) ਅਤੌਕਿਤ ਕਰਨ ਵਾਲੇ 
ਮੁਰ ਦੈਂਤ ਨੇ _ਜਾਣਿਆ _ਸੀ। _ਉਹੀ ਪੁਸੰਨ ਹੋ ਕੇ ਮੁਰਲੀ ਵਜਾਉਣ ਲਗ ਗਿਆ, ਮਾਨੋ 
(ਰਾਖਸ਼ _ ਨੂੰ) ਜਿਤਣ _ਦਾ _ਡੰਕਾ _ਵਜਾਇਆ _ ਹੋਵੇ।੬੪੯। 


ਰ੍ 


੨੨0 


ਸੀ _ਦਸਮ-ਗ੍ਰੰਥ _ਸਾਹਿਬ 


ਰੂਖਨ ਤੇ ਰਸ ਚੂਵਨ ਲਾਗ ਝਰੈ _ਝਰਨਾ _ਗਿਰਿ ਤੇ ਸੁਖਦਾਈ। 

ਘਾਸ ਚੁਗੈ ਨ ਮਿਿਗਾ ਬਨ ਕੇ ਖਗ ਰੀਝ ਰਹੇ ਧੁਨਿ ਜਾ ਸੁਨਿ ਪਾਈ। 

ਦੇਵ ਗੰਧਾਰਿ ਬਿਲਾਵਲ ਸਾਰੰਗ ਕੀ _ਰਿਝ ਕੈ ਜਿਹ ਤਾਨ ਬਸਾਈ। 

ਦੇਵ ਸਭੈ ਮਿਲਿ ਦੇਖਤ ਕਉਤਕ ਜਉ ਮੁਰਲੀ ਨੰਦ ਲਾਲ _ਬਜਾਈ। ੬੫0। 


ਠਾਢ ਰਹੀ ਜਮੁਨਾ ਸੁਨਿ ਕੈ ਧੁਨਿ ਰਾਗ ਭਲੇ ਸੁਨਬੇ ਕੋ _ਚਹੇ ਹੈ। 

ਮੋਹਿ ਰਹੇ ਬਨ ਕੇ ਗਜ ਅਉ ਮ੍ਰਿਗ ਇਕਠੇ ਮਿਲਿ ਆਵਤ ਸਿੰਘ ਸਹੇ ਹੈ। 
ਆਵਤ ਹੈ ਸੁਰ ਮੰਡਲ ਕੇ ਸੁਰ ਤ੍ਯਾਗਿ ਸਭੈ ਸੁਰ ਧ੍ਯਾਨ ਫਹੇ ਹੈ। 

ਸੋ ਸੁਨਿ ਕੈ ਬਨ ਕੇ ਖਗਵਾ ਤਰੁ ਉਪਰ ਪੰਖ ਪਸਾਰਿ ਰਹੇ ਹੈ। ੬੫੧। 


ਜੋਊ ਗ੍ਰਾਰਿਨ ਖੇਲਤ ਹੈ ਹਰਿ ਸੋ ਅਤਿ ਹੀ ਹਿਤ ਕੈ ਨ ਕਛੂ ਧਨ ਮੈ। 
ਅਤਿ ਸੁੰਦਰ ਪੈ ਜਿਹ ਬੀਚ ਲਸੈ ਫੁਨਿ ਕੰਚਨ ਕੀ ਸੁ ਪੁਭਾ ਤਨ ਮੈ। 
ਜੋਊ ਚੰਦੂਮੁਖੀ ਕਟਿ ਕੇਹਰਿ ਸੀ ਸੁ ਬਿਰਾਜਤ ਗ੍ਰਾਰਿਨ ਕੇ ਗਨ ਮੈ। 
ਸੁਨਿ ਕੈ ਮੁਰਲੀ ਧੁਨਿ ਸੁਉਨਨ ਮੈ ਅਤਿ ਰੀਝਿ ਗਿਰੀ ਸੁ ਮਨੋ ਬਨ ਮੈ। ੬੫੨। 


ਇਹ ਕਉਤੁਕ ਕੈ ਸੁ ਚਲੇ ਗ੍ਰਿਹ ਕੇ ਫੁਨਿ ਗਾਵਤ ਗੀਤ ਹਲੀ ਹਰਿ ਆਛੇ। 
ਸੁੰਦਰ ਬੀਚ ਅਖਾਰੇ ਕਿਧੌ ਕਬਿ ਸਯਾਮ ਕਹੈ ਨਟੂਆ ਜਨੁ _ਕਾਛੇ। 
ਰਾਜਤ ਹੈ ਬਲਭਦੂ ਕੇ ਨੈਨ ਯੌ ਮਾਨੋ ਢਰੇ ਇਹ ਮੈਨ ਕੇ _ਸਾਛੇ। 
ਸੁੰਦਰ ਹੈ ਰਤਿ ਕੇ ਪਤਿ ਤੈ ਅਤਿ ਮਾਨਹੁ ਡਾਰਤ ਮੈਨਹਿ ਪਾਛੇ। ੬੫੩। 


ਬੀਚ ਮਨੈ ਸੁਖ ਪਾਇ ਤਬੈ ਗ੍ਰਿਹ ਕੌ ਸੁ ਚਲੇ ਰਿਪੁ ਕੌ ਹਨਿ ਦੋਊ। 
ਚੰਦੂਪ੍ਰਭਾ ਸਮ ਜਾ ਮੁਖ ਉਪਮਾ ਜਾ ਸਮ ਉਪਮ ਹੈ ਨਹਿ ਕੋਊ। 
ਦੇਖਤ ਰੀਝ ਰਹੈ ਜਿਹ ਕੋ ਰਿਪੁ ਰੀਝਤ ਸੋਇ ਨ ਦੇਖਤ ਸੋਊ। 
ਮਾਨਹੁ _ਲਛਮਨ ਰਾਮ ਬਡੇ ਭਟ ਮਾਰਿ ਚਲੇ ਰਿਪੁ ਕੋ ਘਰ ਓਊ। ੬੫੪। 


ਅਥ ਕੁੰਜ ਗਲੀਨ ਮੈ ਖੇਲਬੋ 
ਹਾਵੀਯਾਂ 
ਹਰਿ ਸੈਗਿ ਕਹਿਯੋ ਇਮ ਗ੍ਰਾਰਿਨ ਕੇ ਅਬ ਕੁੰਜ ਗਲੀਨ ਮੈ ਖੇਲ ਮਚਈਸੈ। 
ਨਾਚਤ ਖੇਲਤ _ਭਾਤਿ ਭਲੀ ਸੁ _ਕਹਿਯੋ ਯੌ ਸੁੰਦਰ ਗੀਤ ਬਸਈਜੈ। 


ਕ੍ਰਿਸਨਾਵਤਾਰ ੨੨੧ 
(ਬੰਸਰੀ ਦੀ ਧੁਨ ਦੇ ਪੁਭਾਵ ਕਰ ਕੇ) ਬ੍ਰਿਛਾਂ ਤੋਂ ਰਸ ਚੋਣ ਲਗ ਗਿਆ ਹੈ ਅਤੇ 
ਪਰਬਤਾਂ ਤੋਂ _ਸੁਖਦਾਇਕ ਝਰਨੇ _ਝਰਨ _ਲਗ _ਗਏ _ਹਨ। ਉਸ (ਬੰਸਰੀ) ਦੀ ਧੁਨ ਨੂੰ ਸੁਣ 
ਕੇ ਜੰਗਲ ਦੇ ਪੰਛੀ ਪ੍ਰਸੰਨ ਹੋ__ਰਹੇ ਹਨ ਅਤੇ _ਹਿਰਨਾਂ ਨੇ _ਘਾਹ ਚਰਨਾ ਬੰਦ ਕਰ _ਦਿੱਤਾ 
ਹੈ। ਦੇਵ _ਗੰਧਾਰੀ, ਬਿਲਾਵਲ _ਅਤੇ _ਸਾਰੋਗ (ਆਦਿ ਰਾਗਾਂ) ਦੀ ਪੁਸੰਨ ਹੋ ਕੇ ਜਿਸ ਨੇ 
ਤਾਨ _ਮਿਲਾ ਦਿੱਤੀ ਹੈ। ਜਦੋਂ ਕ੍ਰਿਸ਼ਨ ਨੇ ਮੁਰਲੀ _ਵਜਾਈ ਤਾਂ ਇਸ ਕੌਤਕ ਨੂੰ ਵੇਖਣ 
ਲਈ _ਸਾਰੇ _ਦੇਵਤੇ ਇਕੱਠੇ ਹੋ ਕੇ ਆ ਗਏ।੬੫0। 
(ਬੰਸਰੀ _ਦੀ) ਧੁਨ ਸੁਣ ਕੇ _ਜਮਨਾ ਰੁਕ ਗਈ ਹੈ (ਕਿਉਂਕਿ ਉਹ ਬੰਸਰੀ ਵਿਚੋਂ 
ਨਿਕਲ ਰਹੇ) ਰਾਗਾਂ ਨੂੰ ਸੁਣਨਾ ਚਾਹੁੰਦੀ ਹੈ। (ਧੁਨ ਨੂੰ ਸੁਣ ਕੇ) ਬਨ ਦੇ ਹਾਥੀ ਅਤੇ 
ਮ੍ਰਿਗ ਮੋਹੇ ਜਾ ਰਹੇ ਹਨ ਅਤੇ ਸ਼ੇਰ ਅਤੇ ਸਹੇ (ਪਰਸਪਰ ਵਿਰੋਧ ਨੂੰ ਭੁਲਾ _ਕੇ ਸੁਣਨ 


ਗੋ & 


ਰਹੇ 
ਕੇ (ਬੰਸਰੀ ਦੀ) ਸੁਰ ਦੇ ਧਿਆਨ ਵਿਚ ਫਸੇ ਹੋਏ ਆ ਰਹੇ ਹਨ। ਉਸ (ਧੁਨ) ਨੂੰ 
ਉਤੇ _ਹੀ ਖੰਭ _ਖਿਲਾਰ _ਕੇ (ਮਸਤ ਹੋ) ਰਹੇ _ਹਨ।੬੫੧। 


ਕੇ) ਬਹੁਤ ਖੋਸ਼ ਹੋ__ਰਹੀ ਹੈ, _ਮਾਨੋ _(ਹਿਰਨੀ 


ਤਹ 
ਰੀ 
ਰਹ 
ਮੰ 3 
ਹਰ । 
ਕਹ 
ਕਰ 


(ਬਲਰਾਮ) _'ਰਤਿ” ਦੇ ਪਤੀ (ਕਾਮਦੇਵ) ਤੋਂ ਅਧਿਕ ਸੁੰ ; ਮਾਨੋ _ਕਾਮਦੇਵ ਨੂੰ ਪਿਛੇ 
ਸੁਟ ਰਹੇ ਹੋਣ।੬੫੩। 


ਸੀ ਕ੍ਰਿਸ਼ਨ ਨੇ ਗੋਪੀਆਂ ਨੂੰ ਇੰਜ ਕਿਹਾ ਕਿ ਹੁਣ ਕੁੰਜ ਗਲੀਆਂ (ਅਰਥਾਤ _ਜੰਗਲੀ 
ਫੁਲਾਂ ਅਤੇ _ਬੂਟਿਆਂ ਵਿਚਾਲੇ _ਬਣੀਆਂ ਵਿਥਾਂ ਅਥਵਾ _ਪਗ-ਡੰਡੀਆਂ) ਵਿਚ (ਚਲ _ਕੇ) ਖੇਡ 
ਮਚਾਈਏ। _(ਫਿਰ) ਉਸ ਨੇ ਇਸ ਤਰ੍ਹਾਂ ਕਿਹਾ ਕਿ ਨਚਦੇ ਅਤੇ ਖੇਡਦੇ ਹੋਇਆਂ ਚੰਗੀ 


ਰੁ 


ਦੇ ਦੇ ਦੇ 


ਸੀ _ਦਸਮ-ਗ੍ਰੰਥ ਸਾਹਿਬ 


ਜਾ ਕੇ ਹੀਏ ਮਨੁ ਹੋਤ ਖੁਸ਼ੀ ਸੁਨੀਯੈ ਉਠਿ ਕੇ ਸੋਊ ਕਾਰਜ ਕਈਜੈ। 
ਤੀਰ ਨਦੀ ਹਮਰੀ ਸਿਖ ਲੈ ਸੁਖ ਆਪਨ ਦੈ ਹਮ ਹੂੰ ਸੁਖ ਦਈਯੈ। ੬੫੫। 


ਕਾਨ੍ਹ ਕੋ ਆਇਸੁ ਮਾਨਿ ਤ੍ਰੀਯਾ ਬ੍ਰਿਜ ਕੁੰਜ ਗਲੀਨ ਮੈ ਖੇਲ ਮਚਾਯੋ। 
ਗਾਇ ਉਠੀ ਸੋਊ ਗੀਤ ਭਲੀ ਬਿਧਿ ਜੋ ਹਰਿ ਕੇ ਮਨ ਭੀਤਰ ਭਾਯੋ। 
ਦੇਵ ਗੰਧਾਰਿ ਅਉ ਸੁਧ ਮਲਾਰ ਬਿਖੈ ਸੋਊ ਭਾਖਿ ਖਿਆਲ ਬਸਾਯੋ। 
ਰੀਝ _ਰਹਿਯੋ ਪੁਰਿ ਮੰਡਲ ਅਉ ਸੁਰ ਮੰਡਲ ਪੈ ਜਿਨ ਹੂੰ ਸੁਨਿ ਪਾਯੋ। ੬੫੬। 


ਕਾਨ੍ਹ ਕਹਿਯੋ ਸਿਰ ਪੈ ਧਰ ਕੈ ਮਿਲਿ ਕੁੰਜਨ ਮੈ ਸੁਭ ਭਾਤਿ ਗਈ ਹੈ। 
ਕੰਜ ਮੁਖੀ ਤਨ ਕੰਚਨ ਸੇ ਸਭ ਰੂਪ ਬਿਖੈ ਮਨੋ ਮੈਨ ਮਈ ਹੈ। 

ਖੇਲ ਬਿਖੈ ਰਸ ਕੀ ਸੋ ਤ੍ਰੀਯਾ ਸਭ ਸ੍ਯਾਮ ਕੇ ਆਗੇ ਹ੍ਹੋ ਐਸੇ ਧਈ ਹੈ। 

ਯੌ ਕਬਿ ਸ੍ਯਾਮ ਕਹੈ ਉਪਮਾ ਗਜ _ਗਾਮਨਿ _ਕਾਮਿਨ ਰੂਪ ਭਈ ਹੈ। ੬੫੭। 


ਰਾਤਿ ਕਰੀ ਛਠ ਮਾਸਨ ਕੀ ਅਤਿ ਉਜਲ ਪੈ ਸੋਊ ਅਰਧ ਅੰਧੇਰੀ। 
ਤਾਹੀ ਸਮੈ ਤਿਹ ਠਉਰ ਬਿਖੈ ਕਬਿ ਸ੍ਯਾਮ ਸਭੈ ਹਰਿ ਗ੍ਰਾਰਿਨ ਘੇਰੀ। 
ਨੈਨ ਕੀ ਕੋਰ ਕਟਾਛਨ ਪੇਖਤ ਝੂਮਿ ਗਿਰੀ ਇਕ ਹ੍ਹੈ ਗਈ ਚੇਰੀ। 

ਯੌ ਉਪਜੀ ਉਪਮਾ ਜੀਯ ਮੈ ਸਰ ਸੋ ਮ੍ਰਿਗਨੀ ਜਿਮ ਘਾਵਤ ਹੇਰੀ। ੬੫੯। 


ਫੇਰ ਉਠੈ ਉਠਤੇ ਹੀ ਭਗੈ ਜਦੁਰਾ ਕੌਨ ਗ੍ਰਾਰਿਨ ਦੇਤ ਮਿਲਾਈ। 
ਪਾਛੈ ਪਰੈ ਤਿਨ ਕੇ ਹਰਿ ਜੂ ਚੜਿ ਕੈ ਰਸ ਕੈ ਹਯ ਊਪਰ ਧਾਈ। 
ਰਾਧੇ ਕੋ ਨੈਨਨ ਕੇ ਸਰ ਸੰਗ ਬਧੈ ਮਨੋ ਭਉਹ ਕਮਾਨ ਚੜਾਈ। 
ਝੂਮਿ ਗਿਰੈ ਧਰਨੀ ਪਰ ਸੋ _ਮ੍ਰਿਗਨੀ ਮ੍ਹਿਗਹਾ ਮਨੋ ਮਾਰਿ ਗਿਰਾਈ। ੬੬0। 


ਕ੍ਰਿਸਨਾਵਤਾਰ ੨੨੩ 


ਤਰ੍ਹਾਂ ਸੋਹਣੇ ਸੋਹਣੇ ਗੀਤਾਂ _ ਨੂੰ ਗਾਇਆ _ਜਾਏ। _(ਨਾਲੇ) ਸੁਣੋ, _ਜਿਸ _ਦੇ ਕੀਤਿਆਂ ਮਨ 
ਖੁਸ਼ ਹੋਵੇ, ਉਠ ਕੇ ਉਸ ਕਾਰਜ ਨੂੰ ਕਰ ਦੇਣਾ ਚਾਹੀਦਾ ਹੈ। ਮੇਰੀ ਸਿਖ ਲੈ ਕੇ ਨਦੀ 
ਦੇ _ਕੈਢੇ ਉਤੇ (ਤੁਹਾਡਾ) ਆਪਣੇ ਆਪ ਨੂੰ ਸੁਖ ਦੇਣਾ ਬਣਦਾ ਹੈ ਅਤੇ ਮੈਨੂੰ ਵੀ ਸੁਖ 


ਦੇਣਾ ਚਾਹੀਦਾ _ਹੈ।੬੫੫। 

ਕਾਨ੍ਹ _ਦੀ ਆਗਿਆ ਮੰਨ ਕੇ ਬੂਜ ਦੀਆਂ ਇਸਤਰੀਆਂ ਨੇ _ਕੁੰਜ ਗਲੀਆਂ _ਵਿਚ 
ਖੇਡ _ਮਚਾ __ਦਿੱਤੀ। _ਉਹੀ _ਗੀਤ _ਚੰਗੀ ਤਰ੍ਹਾਂ ਗਾਉਣ ਲਗ ਗਈਆਂ ਜੋ ਕ੍ਰਿਸ਼ਨ ਦੇ ਮਨ 
ਨੂੰ ਬਹੁਤ _ਚੰਗਾ _ਲਗਦਾ _ਸੀ। ਦੇਵ _ਗੰਧਾਰੀ ਅਤੇ ਸ਼ੁੱਧ _ਮਲ੍ਹਾਰ ਵਿਚ ਓਹੀ ਖਿਆਲ ਕਹਿ 
ਕੇ ਵਸਾ ਦਿੱਤਾ। ਉਸ ਨੂੰ ਸੁਣ ਕੇ ਸ਼ਹਿਰ ਅਤੇ ਦੇਵ ਲੋਕ (ਦੇ ਵਾਸੀ) ਪ੍ਰਸੰਨ ਹੋ 


ਸੀ ਕ੍ਰਿਸ਼ਨ ਦਾ ਕਿਹਾ ਸਿਰ ਉਤੇ ਧਰ ਕੇ (ਅਰਥਾਤ ਮੰਨ ਕੇ) ਸਾਰੀਆਂ _(ਗੋਪੀਆਂ) 
ਮਿਲ ਕੇ ਚੰਗੇ ਢੰਗ _ਨਾਲ _ਕੁੰਜ _ਗਲੀਆਂ ਵਿਚ _ਗਈਆਂ। _ਕਮਲ _ਵਰਗੇ ਮੁਖ _ਵਾਲੀਆਂ 


ਕ੍ਰਿਸ਼ਨ (ਉਨ੍ਹਾਂ) ਗੋਪੀਆਂ ਨੂੰ ਛੋਹਣਾ ਚਾਹੁੰਦਾ ਹੈ, _(ਪਰ) _ਉਹ _ਭਜ ਜਾਂਦੀਆਂ _ਹਨ 
ਅਤੇ ਛੋਹਣ ਨਹੀਂ _ਦਿੰਦੀਆਂ। ਜਿਵੇਂ _ਹਿਰਨੀ ਆਪਣੇ ਪਤੀ ਨੂੰ ਪ੍ਰੇਮ-ਕ੍ਰੀੜਾ ਵੇਲੇ ਨੇੜੇ ਨਹੀਂ 
ਲਗਣ _ ਦਿੰਦੀ। _ਨਦੀ _ਦੇ ਕੰਢੇ _ਕੁੰਜ ਗਲੀਆਂ _ ਅੰਦਰ _ਰਾਧਾ _ਭਜੀ _ਫਿਰਦੀ _ਹੈ। _ਕਵੀ 
ਸ਼ਿਆਮ ਕਹਿੰਦੇ ਹਨ, ਉਸ ਥਾਂ ਉਤੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦੀ ਖੇਡ ਮਚਾਈ ਹੋਈ 
ਹੰ।੬੫੮। 


੨ ਨੂੰ _ਘੇਰ 
ਵੇਖਣ 'ਤੇ (ਉਹ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਈਆਂ 
ਹੋ _ਗਈਆਂ। (ਕਵੀ ਦੇ ) ਮਨ ਵਿਚ ਇਸ ਤਰ੍ਹਾਂ 


ਮਾਨੋ 
ਘੁਮੇਰੀ ਖਾ ਕੇ ਇਸ ਤਰ੍ਹਾਂ ਡਿਗ 
ਦਿੱਤਾ ਹੌਵੇ।੬੬0। 


ਦੇ ੨ ੪ 


ਸੀ _ਦਸਮ-ਗ੍ਰੰਥ _ਸਾਹਿਬ 


ਸੁਧਿ ਲੈ ਬ੍ਰਿਖਭਾਨੁ ਸੁਤਾ ਤਬ ਹੀ ਹਰਿ ਅਗੂਜ ਕੁੰਜਨ ਮੈ ਉਠਿ ਭਾਗੈ। 

ਰਸ ਸੋ ਜਦੁਰਾਇ ਮਹਾ ਰਸੀਆ ਤਬ ਹੀ ਤਿਹ ਕੇ ਪਿਛੂਆਨ ਸੋ ਲਾਗੈ। 

ਮੋਛ ਲਹੈ ਨਰ ਸੋ ਛਿਨ ਮੈ ਹਰਿ ਕੇ ਇਹ ਕਉਤੁਕ ਜੋ ਅਨੁਰਾਗੈ। 

ਯੌ ਉਪਜੈ ਉਪਮਾ ਮਨ ਮੈ _ਮ੍ਰਿਗਨੀ ਜਿਮ ਘਾਇਲ ਸ੍ਹਾਰ ਕੇ ਆਗੈ। ੬੬੧। 


ਅਤਿ _ਭਾਗਤ ਕੁੰਜ ਗਲੀਨ ਬਿਖੈ ਬ੍ਰਿਖਭਾਨੁ ਸੁਤਾ ਕੋ ਗਹੇ ਹਰਿ ਐਸੇ। 
ਕੈਧੌ ਧਵਾਇ _ਧਵਾਇ ਮਹਾ ਜਮੁਨਾ ਤਟਿ _ਹਾਰਤ ਮਾਨਕ ਜੈਸੇ। 
ਪੈ ਚੜਿ ਕੈ ਰਸ ਹੈ ਮਨ ਨੈਨਨ ਭਉਹ ਤਨਾਇ ਕੈ ਮਾਰਤ ਲੈਸੇ। 
ਯੌ _ਉਪਜੀ ਉਪਮਾ ਜਿਮ ਸ੍ਰਾਰ ਮਨੋ ਜਿਤ ਲੇਤ ਮਿ੍‌ਗੀ ਕਹੁ ਜੈਸੇ। ੬੬੨। 


ਗਹਿ ਕੈ ਬ੍ਰਿਖਭਾਨੁ ਸੁਤਾ ਜਦੁਰਾਇ ਜੂ ਬੋਲਤ ਤਾ ਸੈਗਿ ਅੰਮ੍ਹਿਤ ਬਾਨੀ। 
ਭਾਗਤ ਕਾਹੇ ਕੇ ਹੇਤ ਸੁਨੋ ਹਮ ਹੂੰ ਤੇ ਤੂੰ ਕਿਉ ਸੁਨਿ ਗ੍ਰਾਰਿਨ ਰਾਨੀ। 
ਕੰਜਮੁਖੀ ਤਨ ਕੰਚਨ ਸੋ_ਹਮ ਹੈ ਮਨ ਕੀ ਸਭ ਬਾਤ ਪਛਾਨੀ। 

ਸ੍ਯਾਮ ਕੇ ਪ੍ਰੇਮ ਛਕੀ ਮਨਿ ਸੁੰਦਰਿ ਹ੍ਹੋ ਬਨਿ ਖੋਜਤ _ਸ੍ਯਾਮ _ਦਿਵਾਨੀ। ੬੬੩। 


ਬ੍ਰਿਖਭਾਨ ਸੁਤਾ ਪਿਖਿ ਗ੍ਰਾਰਿਨ ਕੋ ਨਿਹੁਰਾਇ ਕੈ ਨੀਚੇ ਰਹੀ ਅਖੀਆ। 
ਮਨੋ ਯਾ ਮ੍ਰਿਗ ਭਾ ਸਭ ਛੀਨ ਲਈ ਕਿ ਮਨੋ ਇਹ ਕੰਜਨ ਕੀ ਪਖੀਆ। 
ਸਮ ਅੰਮ੍ਰਿਤ ਕੀ ਹਸਿ ਕੈ ਤ੍ਰੀਯਾ ਯੌ ਬਤੀਯਾ ਹਰਿ ਕੇ ਸੰਗ ਹੈ ਅਖੀਆ। 
ਹਰਿ ਛਾਡਿ ਦੈ ਮੋਹਿ ਕਹਿਯੋ ਹਮ ਕੌ ਸੁ ਨਿਹਾਰਤ ਹੈ ਸਭ ਹੀ ਸਖੀਆ। ੬੬੪। 


ਸੁਨ ਕੈ ਹਰਿ ਗ੍ਰਾਰਿਨ ਕੀ ਬਤੀਯਾ ਇਹ ਭਾਤਿ ਕਹਿਯੋ ਨਹੀ ਛੋਰਤ ਤੋ ਕੌ। 
ਦੇਖਤ ਹੈ ਤੋ ਕਹਾ ਭਯੋ ਗ੍ਰਾਰਿਨ ਪੈ ਇਨ ਤੇ ਕਛੂ ਸੰਕ ਨ ਮੋ ਕੌ। 

ਅਉ ਹਮਰੀ ਰਸ ਖੇਲਨ ਕੀ ਇਹ ਠਉਰ ਬਿਖੈ ਕੀ ਨਹੀ ਸੁਧਿ ਲੋਕੋ। 
ਕਾਹੇ ਕਉ ਮੋ ਸੋ ਬਿਬਾਦ ਕਰੈ ਸੁ ਡਰੈ ਇਨ ਤੇ ਬਿਨ ਹੀ ਸੁ ਤੁ ਕੋ ਕੌ। ੬੬੫। 


ਸੁਨਿ ਕੈ ਜਦੁਰਾਇ ਕੀ ਬਾਤ ਤ੍ਰੀਯਾ ਬਤੀਆ ਹਰਿ ਕੇ ਇਮ ਸੈਗਿ ਉਚਾਰੀ। 
ਚਾਦਨੀ ਰਾਤਿ ਰਹੀ _ਛਕਿ ਕੈ ਦਿਜੀਯੈ ਹਰਿ ਹੋਵਨ ਰੈਨ ਅੰਧਯਾਰੀ। 
ਸੁਨ ਕੈ ਹਮਹੂੰ ਤੁਮਰੀ ਬਤੀਯਾ ਅਪਨੇ ਮਨ ਮੈ ਇਹ _ਭਾਤਿ ਬਿਚਾਰੀ। 
ਸੰਕ ਕਰੋ ਨਹੀ ਗ੍ਰਾਰਿਨ ਕੀ ਸੁ ਮਨੋ ਤੁਮ ਲਾਜ ਬਿਦਾ ਕਰਿ ਡਾਰੀ। ੬੬੬। 


ਭਾਖਤ ਹੋ ਬਤੀਯਾ ਹਮ ਸੋ _ਹਸਿ ਕੈ ਹਰਿ ਕੈ ਅਤਿ ਹੀ ਹਿਤ ਭਾਰੋ। 
ਮੁਸਕਾਤ ਹੈ ਗ੍ਰਾਰਿਨ ਹੇਰਿ ਉਤੈ ਪਿਖਿ ਕੈ ਹਮਰੋ ਇਹ ਕਉਤੁਕ ਸਾਰੋ। 
ਛੋਰ ਦੈ ਕਾਨ੍ਹ ਕਹਿਯੋ ਹਮ ਕੋ ਅਪਨੇ ਮਨ ਬੁਧਿ ਅਕਾਮ ਕੀ _ਧਾਰੋ। 
ਤਾਹੀ ਤੇ ਤੋ ਸੈਗਿ ਮੈ ਸੋ ਕਹੋ ਜਦੁਰਾਇ ਘਨੀ ਤੁਮ ਸੰਕ ਬਿਚਾਰੋ। ੬੬੭। 


ਕ੍ਰਿਸਨਾਵਤਾਰ ੨੨੫ 


ਰਾਧਾ 
ਕੇ ਭਜ ਗਏ। (ਪ੍ਰੇਮ) ਰਸ ਵਿਚ ਸ੍ਰੀ ਕ੍ਰਿਸ਼ਨ ਮਹਾਨ ਰਸੀਆ ਹੈ, 
ਦੇ ਪਿਛੇ 


ਦੀ ਸੁਧ ਲੈ ਕੇ ਉਸ ਵੇਲੇ ਸ੍ਰੀ ਕ੍ਰਿਸ਼ਨ ਅਗੇ ਨੂੰ ਕੁੰਜ ਗਲੀਆਂ ਵਲ 
ਉਹ _ ਤਦੋਂ 

ਪਿਛੇ _ਲਗ _ਤੁਰਿਆ। ਉਹ ਮਨੁੱਖ _ਛਿਣ ਵਿਚ ਮੋਕਸ਼ ਪਾਪਤ ਕਰ 
ਇਸ 


ਅਗੇ 

ਪਕੜਨਾ ਚਾਹੁੰਦਾ ਹੈ। ਜਾਂ ਜਮਨਾ ਨਦੀ ਦੇ ਵਡੇ (ਲੰਮੇ) ਕੇਢੇ ਉਤੇ ਭਜਾ 
ਕੋਈ) _ਹਾਰ _ਮੰਨਵਾਉਂਦਾ ਹੈ। _ਜਾਂ (ਪ੍ਰੇਮ) ਰਸ ਦੇ ਮਨ ਰੂਪ ਘੋੜੇ _ਉਤੇ 
ਰੂਪ ਕਮਾਨ ਨੂੰ ਕਸ ਕੇ ਨੈਣਾਂ ਦੇ ਤੀਰਾਂ ਨਾਲ ਮਾਰ ਲੈਂਦਾ ਹੈ। (ਕਵੀ ਦੇ 
ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਜਿਵੇਂ ਸਵਾਰ (ਭਜਾ ਭਜਾ ਕੇ) ਹਿਰਨੀ ਨੂੰ 
ਲੈਦਾ _ਹੋਵੇ।੬੬੨। 

ਰਾਧਾ ਨੂੰ ਪਕੜ ਕੇ ਕ੍ਰਿਸ਼ਨ ਜੀ _ਉਸ _ਨਾਲ ਅੰਮ੍ਰਿਤ ਵਰਗੇ ਮਿਠੇ _ਬਚਨ _ਬੋਲਦੇ 
ਹਨ--ਹੇ _ਗੋਪੀਆਂ ਦੀ ਰਾਣੀ! ਸੁਣ, ਤੂੰ ਮੇਰੇ ਕੋਲੋਂ ਕਿਸ ਲਈ _ਭਜਦੀ ਹੈਂ। ਹੇ __ਕਮਲ- 
ਮੁਖ ਵਾਲੀਏ! ਹੇ ਸੋਨੇ _ਵਰਗੇ ਸ਼ਰੀਰ ਵਾਲੀਏ! ਮੈਂ ਤੇਰੇ ਮਨ ਦੀ ਸਾਰੀ ਗੱਲ ਨੂੰ ਭਾਂਪ 
ਲਿਆ ਹੈ। ਸੀ ਕ੍ਰਿਸ਼ਨ ਦੇ ਪ੍ਰੇਮ ਵਿਚ ਮਸਤ ਹੋਈ ਸੁੰਦਰ ਮਨ ਵਾਲੀ (ਰਾਧਾ) ਬੌਰੀ ਹੋਈ 


ਪੰਖੜੀਆਂ _ਹੋਣ। ਇਸਤਰੀ (ਰਾਧਾ) ਨੇ ਹਸ ਕੇ ਸ੍ਰੀ ਕ੍ਰਿਸ਼ਨ ਨਾਲ ਅੰਮ੍ਰਿਤ _ਵਰਗੀ _ਗੌਲ 
ਕੀਤੀ। ਕਹਿਣ ਲਗੀ _-- ਹੇ ਕ੍ਰਿਸ਼ਨ! ਮੈਨੂੰ ਛਡ ਦੇ, ਸਾਨੂੰ ਸਾਰੀਆਂ ਸਖੀਆਂ ਵੇਖ ਰਹੀਆਂ 
ਹਨ।੬੬੪। 

ਕ੍ਰਿਸ਼ਨ ਨੇ ਗੋਪੀ (ਰਾਧਾ) ਦੀ ਗੱਲ ਸੁਣ 
ਛਡਦਾ। ਜੇ _ਗੋਪੀਆਂ (ਸਾਨੂੰ) _ਵੇਖਦੀਆਂ ਹਨ, ਤਾਂ 
ਨਹੀਂ _ਹੈ। ਹੋਰ ਸਾਡੇ ਖੇਡਣ ਦੀ ਜੋ ਇਹ ਥਾਂ ਹੈ, ਲੋਕਾਂ ਖ਼ਬਰ 
ਹੈ। ਮੇਰੇ _ਨਾਲ _ਕਿਉਂ ਤਕਰਾਰ _ਕਰਦੀ ਹੈਂ, ਤੇਰੇ _ਬਿਨਾ ਇਨ੍ਹਾਂ ਤੋਂ ਹੋਰ ਕੌਣ 
ਹੰ?।੬੬੫। 

ਸੀ ਕ੍ਰਿਸ਼ਨ ਦੀ ਗੱਲ ਸੁਣ ਕੇ ਇਸਤਰੀ (ਰਾਧਾ) ਨੇ ਕ੍ਰਿਸ਼ਨ ਨਾਲ ਇਸ 
ਗੱਲ _ਕੀਤੀ। ਹੇ ਕ੍ਰਿਸ਼ਨ! ਚਾਂਦਨੀ ਰਾਤ _ਛਟਕੀ ਹੋਈ ਹੈ, ਇਸ 
ਤੇਰੀਆਂ ਗੱਲਾਂ ਸੁਣ ਕੇ ਮੈਂ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਤੂੰ 
(ਜ਼ਰਾ) _ਸੰਗ _ਨਹੀਂ ਕਰਦਾ, _(ਇੰਜ _ਲਗਦਾ ਹੈ) ਮਾਨੋ ਤੂੰ ਲਾਜ 
ਹੌਂਵੰ।੬੬੬। 


ਹੇ ਕ੍ਰਿਸ਼ਨ! (ਤੂੰ) ਮੇਰੇ ਨਾਲ ਹਸ ਕੇ (ਇਵੇਂ) ਗੱਲਾਂ ਹੀ ਕਰਦਾ ਹੈਂ, ਜਾਂ _(ਸਚਮੁਚ) 
ਬਹੁਤ ਪ੍ਰੇਮ ਕਰਦਾ ਹੈਂ। ਸਾਡੇ ਇਸ ਸਾਰੇ ਕੌਤਕ ਨੂੰ ਵੇਖ ਕੇ ਉਧਰ _ਗੋਪੀਆਂ ਹਸ ਰਹੀਆਂ 
ਹਨ। ਹੇ ਕ੍ਰਿਸ਼ਨ! (ਮੈਂ) ਕਹਿੰਦੀ ਹਾਂ, ਮੈਨੂੰ ਛਡ _ਦੇ ਅਤੇ ਆਪਣੇ ਮਨ ਵਿਚ _ਕਾਮ-ਰਹਿਤ 
ਬੁੱਧੀ ਨੂੰ ਧਾਰਨ _ਕਰ। ਇਸ _ਲਈ ਹੇ ਕ੍ਰਿਸ਼ਨ! ਮੈਂ ਤੈਨੂੰ ਕਹਿੰਦੀ ਹਾਂ ਕਿ ਤੁਸੀਂ ਬਹੁਤ 


ਅਧਿਕ _ ਲਾਜ _ ਨੂੰ _ਮੌਨੋ। _ ੬੬੭। 


੨੨੬ 


ਸੀ _ਦਸਮ-ਗ੍ਰੰਥ _ਸਾਹਿਬ 


ਭੂਖ ਲਗੇ _ਸੁਨੀਐ ਸਜਨੀ ਲਗਰਾ ਕਹੂੰ _ਛੋਰਤ ਜਾਤ _ਬਗੀ ਕੋ। 
ਤਾਤ ਕੀ ਸ੍ਯਾਮ ਸੁਨੀ ਤੈ ਕਥਾ ਬਿਰਹੀ ਨਹਿ ਛੋਰਤ ਪ੍ਰੀਤਿ ਲਗੀ ਕੋ। 
ਛੋਰਤ ਹੈ ਸੁ ਨਹੀ ਕੁਟਵਾਰ ਕਿਧੌ ਗਹਿ ਕੈ ਪੁਰ ਹੂੰ ਕੀ ਠਗੀ ਕੋ। 


ਤਾ ਤੇ ਨ ਛੋਰਤ ਹਉ ਤੁਮ ਕੌ ਕਿ ਸੁਨਿਯੋ ਕਹੂੰ ਛੋਰਤ ਸਿੰਘ ਮ੍ਰਿਗੀ ਕੋ। ੬੬੮। 


ਕਹੀ ਬਤੀਯਾ ਇਹ ਬਾਲ ਕੇ ਸੰਗ ਜੁ ਥੀ ਅਤਿ ਜੋਬਨ ਕੇ ਰਸ ਭੀਨੀ। 
ਜਹੀ ਹੀ ਜਹ ਦਾ ਧੀ ਪਲ ਸਜੀ ਪਤਿ 

ਜਿਉ ਮ੍ਰਿਗਰਾਜ ਮਿਰਿਗੀ ਕੋ ਕੋ ਗਹੈ ਕਬਿ ਨੈ ਉਪਮਾ ਬਿਧਿ ਯਾ _ਲਖਿ ਲੀਨੀ। 
ਕਾਨ੍ਹ ਤਬੈ ਕਰਵਾ ਗਹ ਕੈ ਅਪਨੇ ਬਲ ਸੈਗਿ ਸੋਊ ਬਸਿ ਕੀਨੀ। ੬੬੯। 


ਕਰਿ ਕੈ ਬਸਿ ਵਾ ਸੈਗਿ ਐਸੇ ਕਹੀ ਕਬਿ ਸ੍ਯਾਮ ਕਹੈ ਜਦੁਰਾਇ ਕਹਾਨੀ। 
ਪੈ ਰਸ ਰੀਤਹਿ ਕੀ ਅਤਿ ਹੀ ਜੁ ਹੁਤੀ ਸਮ ਮਾਨਹੁ ਅੰਮ੍ਰਿਤ ਬਾਨੀ। 
ਤੇਰੋ ਕਹਾ ਬਿਗਰੈ ਬ੍ਰਿਜ ਨਾਰਿ _ਕਹਿਯੋ ਇਹ _ਭਾਤਿ ਸ੍ਯਾਮ _ਗੁਮਾਨੀ। 
ਅਉਰ ਸਭੈ _ਤ੍ਰੀਯ ਚੇਰਿਨ ਹੈ ਬ੍ਰਿਖਭਾਨ ਸੁਤਾ ਤਿਨ ਮੈ ਤੂ ਰਾਨੀ। ੬੭0। 


ਜਹਾ ਚੰਦ ਕੀ ਚਾਦਨੀ ਛਾਜਤ ਹੈ ਜਹਾ ਪਾਤ ਚੰਬੇਲੀ ਕੇ ਸੇਜ ਡਹੀ ਹੈ। 
ਸੇਤ ਜਹਾ ਗੁਲ ਰਾਜਤ ਹੈ ਜਿਹ ਕੇ ਜਮੁਨਾ ਢਿਗ ਆਇ ਬਹੀ ਹੈ। 
ਤਾਹੀ ਸਮੈ ਹਰਿ ਰਾਧੇ ਗੂਸੀ ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ। 
ਸੇਤ ਤ੍ਰੀਯਾ ਤਨ ਸ੍ਯਾਮ ਹਰੀ ਮਨੋ ਸੋਮ ਕਲਾ ਇਹ ਰਾਹੁ ਗਹੀ _ਹੈ। ੬੭੧। 


ਤਿਹ ਕੋ ਹਰਿ ਜੂ ਫਿਰਿ ਛੋਰਿ ਦਯੋ ਸੋਊ ਕੁੰਜ ਗਲੀ ਕੇ ਬਿਖੈ ਬਨ ਮੈ। 
ਫਿਰਿ ਗ੍ਰਾਰਿਨ ਮੈ ਸੋਊ ਜਾਇ ਮਿਲੀ ਅਤਿ ਆਨੰਦ ਕੈ ਅਪੁਨੇ ਤਨ ਮੈ। 
ਅਤਿ ਤਾ ਛਬਿ ਕੀ ਉਪਮਾ ਹੈ ਕਹੀ ਉਪਜੀ ਜੁ ਕੋਊ ਕਬਿ ਕੈ ਮਨ ਮੈ। 
ਮਨੋ ਕੇਹਰਿ ਤੇ ਛੁਟਵਾਇ ਮਿਲੀ ਮ੍ਰਿਗਨੀ ਕੋ ਮਨੋ ਮ੍ਿਗੀਯਾ ਬਨ ਮੈ। ੬੭੨। 


ਫਿਰਿ ਜਾਇ ਕੈ ਗ੍ਰਾਰਿਨ ਮੈ ਹਰਿ ਜੂ ਅਤਿ ਹੀ ਇਕ ਸੁੰਦਰ ਖੇਲ ਮਚਾਯੋ। 
ਚੰਦੂਭਗਾ ਹੂੰ ਕੇ ਹਾਥ ਪੈ ਹਾਥ ਧਰਿਯੋ ਅਤਿ ਸਹੀ ਮਨ ਮੈ ਸੁਖੁ ਪਾਯੋ। 

ਗਾਵਤ ਗ੍ਰਾਰਿਨ ਹੈ ਸਭ ਗੀਤ ਜੋਊ ਉਨ ਕੈ ਮਨ ਭੀਤਰ ਭਾਯੋ। 

ਸ੍ਯਾਮ ਕਹੈ ਮਨਿ ਆਨੰਦ ਕੈ ਮਨ ਕੋ ਫੁਨਿ ਸੋਕ ਸਭੈ ਬਿਸਰਾਯੋ। ੬੭੩। 


ਹਰਿ ਨਾਚਤ _ਨਾਚਤ ਗ੍ਰਾਰਿਨ ਮੈ ਹਸਿ ਚੰਦੂਭਗਾ ਹੂੰ ਕੀ ਓਰਿ ਨਿਹਾਰਿਯੋ। 
ਸੋਊ ਹਸੀ ਇਤ ਤੇ ਏ ਹਸੇ ਜਦੁਰਾ ਤਿਹ ਸੋ_ਬਚਨਾ ਹੈ _ਉਚਾਰਿਯੋ। 


ਕ੍ਰਿਸਨਾਵਤਾਰ ੨੨੭ 


(ਕ੍ਰਿਸ਼ਨ ਨੇ _ਕਿਹਾ--) ਹੇ ਸਜਨੀ! (ਕਦੇ) ਸੁਣਿਆ ਹੈ ਕਿ ਭੁਖ ਲਗਣ ਤੇ ਕਿਸੇ 
ਸ਼ਿਕਾਰੀ _ਪੰਛੀ _(“ਲਗਰਾ”) ਨੇ _ਬਗਲੀ ਨੂੰ _ਛਡ _ਦਿੱਤਾ ਹੋਵੇ। (ਕਵੀ) ਸ਼ਿਆਮ _(ਕਹਿੰਦੇ 
ਹਨ), ਤੂੰ ਬ੍ਰਹਮਾ ('ਤਾਤ”) ਦੀ ਕਥਾ ਸੁਣੀ ਹੋਵੇਗੀ ਕਿ _ਵਿਯੋਗੀ (ਪ੍ਰੇਮੀ) ਲਗੀ ਹੋਈ ਪ੍ਰੀਤ 
ਨੂੰ ਛਡਦਾ ਨਹੀਂ ਹੈ। ਜਾਂ _ਕੋਤਵਾਲ ਨਗਰ ਦੇ ਠਗ ਨੂੰ ਪਕੜ ਕੇ _ਛਡਦਾ ਨਹੀਂ _ਹੈ। ਇਸ 
ਲਈ ਮੈਂ ਤੈਨੂੰ ਨਹੀਂ ਛਡਦਾ, ਕੀ (ਤੂੰ) ਸੁਣਿਆ ਹੈ ਕਿ ਸ਼ੇਰ ਹਿਰਨੀ (ਨੂੰ ਪਕੜ ਕੇ ਫਿਰ) 
ਛਡ _ਦਿੰਦਾ ਹੈ।੬੬੮। 

ਇਹ ਗੱਲਾਂ (ਸ੍ਰੀ ਕ੍ਰਿਸ਼ਨ ਨੇ) ਉਸ ਇਸਤਰੀ (ਰਾਧਾ) ਨੂੰ ਕਹੀਆਂ ਜੋ ਅਤਿ ਅਧਿਕ 
ਜੋਬਨ ਦੇ ਰਸ ਵਿਚ ਭਿਜੀ ਹੋਈ ਸੀ। ਜੋ ਚੰਦੂਭਗਾ ਅਤੇ _ਹੋਰ _ਗੋਪੀਆਂ ਤੋਂ ਰੂਪ _ਵਿਚ 
ਬਹੁਤ ਜ਼ਿਆਦਾ _ਨਵੀਨ _ਸੀ। _ਕਵੀ (ਸ਼ਿਆਮ) ਨੇ _(ਉਸ ਵੇਲੇ) ਦੀ ਉਪਮਾ _ਇਸ ਤਰ੍ਹਾਂ 
ਸਮਝ ਲਈ, ਜਿਵੇਂ ਸ਼ੇਰ _ਹਿਰਨੀ ਨੂੰ ਪਕੜ ਲੈਂਦਾ ਹੈ (ਉਸੇ ਤਰ੍ਹਾਂ) ਕ੍ਰਿਸ਼ਨ ਨੇ ਉਸੇ ਵੇਲੇ 
(ਉਸ ਨੂੰ) ਕਲਾਵੇ ਵਿਚ ਲੈ ਲਿਆ ਅਤੇ ਆਪਣੇ _ਬਲ _ਨਾਲ _ਉਸ ਨੂੰ ਕਾਬੂ _ਕਰ 
”"ਲਿਅਆ।੬੬੯। 


ਕਵੀ _ਸ਼ਿਆਮ ਕ੍ਰਿਸ਼ਨ ਦੀ _ਕਹਾਣੀ ਕਹਿੰਦੇ ਹਨ, ਉਸ ਨੂੰ (ਆਪਣੇ) ਵਸ ਵਿਚ 
ਕਰ _ਕੇ (ਕ੍ਰਿਸ਼ਨ ਨੇ) ਉਸ ਨਾਲ ਇਸ ਤਰ੍ਹਾਂ ਬੋਲ ਸਾਂਝੇ _ਕੀਤੇ _ਹਨ। _ਪਰ _(ਉਹ) ਬੋਲ 
ਮੰ ਬੂਜ 


(ਪਰੇਮ) ਰਸ ਦੀ ਰੀਤ ਅਨੁਸਾਰ ਮਾਨੋ _ਅੰਮ੍ਰਿਤਮਈ ਹੋਣ। ਹੇ ਬੂਜ _ਦੀ ਇਸਤਰੀ (ਰਾਧਾ!) 
ਤੇਰਾ ਕੀ _ਵਿਗੜਦਾ ਹੈ, _ਅਭਿਮਾਨੀ ਸ੍ਰੀ ਕ੍ਰਿਸ਼ਨ ਨੇ _ਇਸ ਤਰ੍ਹਾਂ _ਕਿਹਾ। ਹੇ ਰਾਧਾ! ਹੋਰ 
ਸਾਰੀਆਂ _ ਇਸਤਰੀਆਂ _ (ਗੋਪੀਆਂ) ਤੇਰੀਆਂ _ਦਾਸੀਆਂ _ਹਨ _ਅਤੇ ਉਨ੍ਹਾਂ ਵਿਚ _ ਤੁੰ ਰਾਣੀ 


ਜਿਥੇ _ਚੰਦ ਦੀ ਚਾਨਣੀ ਪਸਰੀ ਹੋਈ ਹੈ ਅਤੇ ਜਿਥੇ ਚੇਬੇਲੀ ਦੇ ਪੌਤਰਾਂ 
ਵਿਛੀ ਹੈ। ਜਿਥੇ ਸਫ਼ੈਦ ਫੁਲ ਸ਼ੋਭਾ ਪਾ ਰਹੇ ਹਨ ਅਤੇ ਜਿਥੇ ਨੇੜੇ ਹੀ ਜਮਨਾ 
ਹੈ। ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਲਾਵੇ ਵਿਚ ਲੈ ਲਿਆ। ਉਸ ਦੀ ਉਪਮਾ 


ਕੈ ੫ 
ਐ &, ਤੋ 


ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ। ਇਸਤਰੀ (ਰਾਧਾ) _ਗੋਰੀ ਹੈ ਅਤੇ _ਕਾਲੇ ਸ਼ਰੀਰ _ਵਾਲਾ 
ਕ੍ਰਿਸ਼ਨ ਹੈ, ਮਾਨੋ ਚੰਦ੍ਰਮਾ _ਦੀ _ਕਲਾ ਨੂੰ _ਰਾਹੂ ਨੇ _ਗੁਸ _ਲਿਆ _ਹੋਵੇ।੬੭੧। 

ਉਸ ਨੂੰ ਸ੍ਰੀ ਕ੍ਰਿਸ਼ਨ ਨੇ ਫਿਰ ਬਨ ਦੀਆਂ ਕੁੰਜ ਗਲੀਆਂ ਵਿਚ ਛਡ ਦਿੱਤਾ। ਆਪਣੇ 
ਤਨ ਵਿਚ ਬਹੁਤ ਆਨੰਦ _ਮਾਣ ਕੇ ਉਹ ਫਿਰ ਜਾ ਕੇ ਗੋਪੀਆਂ ਵਿਚ ਮਿਲ ਗਈ। ਉਸ 
ਵੇਲੇ ਦੀ ਛਬੀ ਦੀ ਉਪਮਾ ਜੋ ਕਵੀ ਦੇ ਮਨ ਵਿਚ ਪੈਦਾ ਹੋਈ, ਉਹ ਇਸ ਤਰ੍ਹਾਂ ਕਹੀ 
ਹੈ। ਮਾਨੋ ਸ਼ੇਰ ਕੋਲੋਂ _ਛੁੜਵਾ ਕੇ ਹਿਰਨੀ ਬਨ ਵਿਚ ਜਾ ਕੇ ਹਿਰਨਾਂ ਦੀ ਟੋਲੀ ਵਿਚ ਮਿਲ 
ਗਈ _ਹੋਂਵੇ।੬੭੨। 

ਫਿਰ ਗੋਪੀਆਂ ਵਿਚ ਜਾ ਕੇ ਕ੍ਰਿਸ਼ਨ ਜੀ ਨੇ ਇਕ ਸੁੰਦਰ ਖੇਲ ਸ਼ੁਰੂ _ਕਰ _ਦਿੱਤਾ। 
ਚੰਦੂਭਗਾ _ਦੇ ਹੱਥ _ਉਤੇ (ਆਪਣਾ) ਹੱਥ _ਧਰ ਦਿੱਤਾ ਅਤੇ ਮਨ ਵਿਚ ਬਹੁਤ _ਸੁਖ ਪ੍ਰਾਪਤ 
ਕੀਤਾ। _ਸਾਰੀਆਂ _ਗੋਪੀਆਂ _(ਉਹ) _ਗੀਤ ਗਾਉਂਦੀਆਂ ਹਨ ਜੋ ਉਨ੍ਹਾਂ ਦੇ ਮਨ ਨੂੰ ਬਹੁਤ 
ਚੇਗੇ ਲਗਦੇ _ਹਨ। (ਕਵੀ) ਸ਼ਿਆਮ ਕਹਿੰਦੇ ਹਨ, ਮਨ _ਵਿਚ _ਆਨੰਦਿਤ ਹੋਕੇ, ਮਨ ਦੇ 


ਸਾਰੇ _ਗ਼ਮ _ਦੂਰ _ ਕਰ _ ਦਿੱਤੇ _ਹਨ।੬੭੩। 

ਸੀ ਕ੍ਰਿਸ਼ਨ ਨੇ _ਗੋਪੀਆਂ _ਵਿਚ _ਨਚਦਿਆਂ _ਨਚਦਿਆਂ _ਹਸ _ਕੇ _ਚੰਦੂਭਗਾ _ਵਲ 
ਵੇਖਿਆ। ਉਹ ਹਸ ਪਈ, ਇਧਰੋਂ ਇਹ ਵੀ ਹਸ ਪਏ। (ਫਿਰ) ਕ੍ਰਿਸ਼ਨ ਨੇ ਉਸ ਨੂੰ ਇਹ 
ਬਚਨ _ਕਹੇ--(ਹੇ _ਚੰਦੁਭਗਾ!) ਮੇਰਾ ਤੇਰੇ ਨਾਲ ਬਹੁਤ ਪਿਆਰ ਹੈ। ਰਾਧਾ ਨੇ ਇਹ (ਸਾਰਾ 


ਦ<੨੮ 


ਸੀ _ਦਸਮ-ਗ੍ਰੰਥ ਸਾਹਿਬ 


ਮੇਰੋ ਮਹਾ ਹਿਤ ਹੈ ਤੁਮ ਸੋ ਬ੍ਰਿਖਭਾਨ ਸੁਤਾ ਇਹ ਹੇਰਿ ਬਿਚਾਰਿਯੋ। 


ਆਨਿ ਤ੍ਰਿਯਾ ਸੈਗਿ ਹੇਤ ਕਰਿਯੋ ਹਮ ਊਪਰ ਤੇ ਹਰਿ ਚੇਤ ਬਿਸਾਰਿਯੋ। ੬੭੪। 


ਹਰਿ ਰਾਧਿਕਾ ਆਨਨ ਦੇਖਤ ਹੀ ਅਪਨੇ ਮਨ ਮੈ ਇਹ ਭਾਤਿ ਉਚਾਰਿਯੋ। 
ਸ੍ਯਾਮ ਭਏ ਬਸਿ ਅਉਰ ਤ੍ਰਿਯਾ ਤਿਹ ਤੇ ਅਤਿ ਧੈ ਮਨਿ ਮਾਨ ਹੀ ਧਾਰਿਯੋ। 
ਆਨੰਦ _ਥੋ_ਜਿਤਨੋ ਮਨ ਮੈ _ਤਿਤਨੋ ਇਹ ਭਾਖਿ ਬਿਦਾ ਕਰਿ _ਡਾਰਿਯੋ। 

ਚੰਦੂਭਗਾ ਮੁਖਿ ਚੰਦ ਦੁਤੈ ਸਭ ਗ੍ਰਾਰਿਨ ਤੇ ਘਟ ਮੋਹਿ ਬਿਚਾਰਿਯੋ। ੬੭੫। 


ਕਹਿ ਕੈ ਇਹ ਭਾਤਿ ਸੋਊ ਤਬ ਹੀ ਅਪਨੇ ਮਨ ਮੈ ਇਹ ਬਾਤ ਬਿਚਾਰੀ। 
ਪ੍ਰੀਤ ਕਰੀ ਹਰਿ ਆਨਹਿ ਸੋ ਤਜਿ ਖੇਲ ਸਭੈ ਉਠਿ ਧਾਮਿ ਸਿਧਾਰੀ। 
ਐਸ ਕਰੀ ਗਨਤੀ ਮਨ ਮੈ ਉਪਮਾ ਤਿਹ ਕੀ ਕਬਿ ਸ੍ਯਾਮ ਉਚਾਰੀ। 
ਤੀਯਨ ਬੀਚ _ਚਲੈਗੀ ਕਥਾ _ਬ੍ਰਿਖਭਾਨੁ _ਸੁਤਾ _ਬ੍ਰਿਜਨਾਥਿ _ਬਿਸਾਰੀ। ੬੭੬। 


ਅਥ _ਰਾਧਿਕਾ ਕੋ ਮਾਨ ਕਥਨੰ 
ਹਵੀਯਾਂ 
ਇਹ ਭਾਤਿ ਚਲੀ ਕਹਿ ਕੈ ਸੁ ਤ੍ਰਿਯਾ ਕਬਿ ਸ੍ਯਾਮ ਕਹੈ ਸੋਊ ਕੁੰਜ ਗਲੀ ਹੈ। 
ਚੰਦਮੁਖੀ ਤਨ ਕੰਚਨ ਸੇ ਸਭ ਗ੍ਰਾਰਿਨ ਤੇ ਜੋਊ ਖੂਬ ਭਲੀ ਹੈ। 
ਮਾਨ ਕੀਯੋ _ਨਿਖਰੀ ਤਿਨ ਤੇ ਮ੍ਰਿਗਨੀ ਸੀ ਮਨੋ ਸੁ ਬਿਨਾ ਹੀ ਅਲੀ ਹੈ। 
ਯੋ _ਉਪਜੀ ਉਪਮਾ ਮਨ ਮੈ ਪਤਿ ਸੋ ਰਤਿ ਮਾਨਹੁ ਰੂਠਿ ਚਲੀ ਹੈ। ੬੭੭। 


ਇਤ ਤੇ ਹਰਿ ਖੇਲਤ ਰਾਸ ਬਿਖੈ ਬ੍ਰਿਖਭਾਨ ਸੁਤਾ ਕਰਿ ਪ੍ਰੀਤਿ ਨਿਹਾਰੀ। 
ਪੇਖ ਰਹਿਯੋ _ਨ_ਪਿਖੀ ਤਿਨ ਮੈ ਕਬਿ ਸ੍ਯਾਮ ਕਹੈ ਜੁ ਹੁਤੀ ਸੋਊ ਪਿਆਰੀ। 
ਚੰਦੂਪੁਭਾ ਸਮ ਜਾ ਮੁਖ ਹੈ ਤਨ ਕੰਚਨ ਸੋ ਅਤਿ ਸੁੰਦਰ ਨਾਰੀ। 


ਕੈ ਗ੍ਰਿਹਿ ਮਾਨ ਕੈ ਨੀਦ ਗਈ ਕਿ ਕੋਊ ਉਨਿ ਮਾਨ ਕੀ ਬਾਤ ਬਿਚਾਰੀ। ੬੭੮। 


ਕਾਨ੍ਹ ਛਾਲ 
ਹਾਵੀਯਾਂ 

ਬਿਜਛਟਾ ਜਿਹ ਨਾਮ ਸਖੀ ਕੋ_ਹੈ ਸੋਊ ਸਖੀ ਜਦੁਰਾਇ ਬੁਲਾਈ। 

ਅੰਗ ਪ੍ਰਭਾ ਜਿਹ ਕੰਚਨ ਸੀ ਜਿਹ ਤੇ ਮੁਖ ਚੰਦ ਛਟਾ ਛਬਿ ਪਾਈ। 

ਤਾ ਸੈਗਿ ਐਸੇ ਕਹਿਯੋ ਹਰਿਜੂ ਸੁਨ ਤੂ ਬ੍ਰਿਖਭਾਨ ਸੁਤਾ ਪਹਿ ਜਾਈ। 

ਪਾਇਨ ਪੈ ਬਿਨਤੀਅਨ ਕੈ ਅਤਿ ਹੇਤ ਕੇ ਭਾਵ ਸੋ _ਲਿਆਉ ਮਨਾਈ। ੬੭੯। 


ਕ੍ਰਿਸਨਾਵਤਾਰ 2੨੮੯ 


ਕੁਝ) ਵੇਖ _ਕੇ (ਆਪਣੇ ਮਨ _ਵਿਚ ਇਸ ਤਰ੍ਹਾਂ) ਵਿਚਾਰ ਕੀਤਾ। (ਸ੍ਰੀ ਕ੍ਰਿਸ਼ਨ ਨੇ) ਹੋਰ 
ਇਸਤਰੀ ਨਾਲ ਪ੍ਰੇਮ ਪਾ ਲਿਆ ਹੈ ਅਤੇ ਮੇਰੇ ਪੁਤਿ ਪ੍ਰੇਮ (ਦੀ ਭਾਵਨਾ) ਭੁਲਾ ਦਿੱਤੀ 
ਹੰ।੬੭੪। 


ਕ੍ਰਿਸ਼ਨ ਦਾ ਮੂੰਹ ਵੇਖਦਿਆਂ ਹੀ ਰਾਧਾ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ 
ਕੀਤਾ। ਕ੍ਰਿਸ਼ਨ ਹੋਰ ਇਸਤਰੀ ਦੇ ਵਸ ਵਿਚ ਹੋ ਗਿਆ ਹੈ (ਹੁਣ) ਮਨ ਵਿਚ ਮਾਣ (ਰੋਸਾ) 
ਹੀ ਧਾਰਨਾ ਚਾਹੀਦਾ ਹੈ। ਇਹ ਗੱਲ ਕਹਿ ਕੇ ਜਿਤਨਾ ਹੀ ਆਨੰਦ ਮਨ ਵਿਚ ਸੀ, ਉਸ 
ਦੂਰ _ਕਰ _ਦਿੱਤਾ। ਕ੍ਰਿਸ਼ਨ ਨੇ _ਚੰਦੂਭਗਾ, _ਚੰਦੂਮੁਖੀ _(ਆਦਿਕ) _ਸਾਰੀਆਂ _ਗੋਪੀਆਂ ਤੋਂ 
ਘਟੀਆ _ਹੀ__ ਸਮਝਿਆ _ਹੈ।੬੭੫। 
ਇਸ 
ਕਿ 


ਤਰ੍ਹਾਂ (ਆਪਣੇ ਮਨ ਵਿਚ) ਕਹਿ ਕੇ ਉਸ ਨੇ ਆਪਣੇ ਮਨ ਵਿਚ ਇਹ ਗੱਲ 
ਕ੍ਰਿਸ਼ਨ ਨੇ ਹੋਰਨਾਂ ਨਾਲ ਪ੍ਰੀਤ ਕਰ ਲਈ ਹੈ। (ਇਸ ਤਰ੍ਹਾਂ ਸੋਚ ਕੇ) ਸਾਰੀ 
ਛਡ ਕੇ ਉਠ ਕੇ ਘਰ ਨੂੰ ਚਲੀ ਗਈ। (ਰਾਧਾ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ 


ਖੇਡ 
ਕੀਤਾ _ਜਿਸ _ਦੀ _ਉਪਮਾ _ਕਵੀ ਸ਼ਿਆਮ _(ਇਸ ਤਰ੍ਹਾਂ) ਕਹਿੰਦੇ _ਹਨ। _(ਬ੍ਰਜ _ ਦੀਆਂ) 
ਇਸਤਰੀਆਂ ਵਿਚ ਇਹ ਗੱਲ ਚਲ ਪਵੇਗੀ ਕਿ ਰਾਧਾ ਨੂੰ ਕ੍ਰਿਸ਼ਨ ਨੇ ਭੁਲਾ ਦਿੱਤਾ। ੬੭੬। 
ਨਾਵਲਾਂ 


ਹੁਣ ਰਾਧਾ ਦੇ ਮਾਣ (ਰੋਸੇ) ਦਾ ਕਥਨ 


ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਇਸ ਤਰ੍ਹਾਂ ਕਹਿ ਕੇ ਕੁੰਜ ਗਲੀ ਤੋਂ ਤੁਰ ਗਈ। 
ਜਿਸ ਦਾ ਮੁਖ ਚੰਦੂਮਾ ਵਰਗਾ ਹੈ ਅਤੇ ਸੋਨੇ ਵਰਗਾ ਸ਼ਰੀਰ ਹੈ ਅਤੇ ਜੋ ਸਾਰੀਆਂ ਗੋਪੀਆਂ 
ਵਿਚੋਂ ਬਹੁਤ ਸ੍ਰੇਸ਼ਠ ਹੈ। (ਉਸ ਨੇ) ਮਾਣ ਕਰ ਲਿਆ ਹੈ (ਅਤੇ ਸਾਰਿਆਂ ਨਾਲੋਂ) ਨਿਖੜ 
ਗਈ ਹੈ, ਮਾਨੋ (ਟੋਲੀ ਤੋਂ _ਨਿਖੜੀ ਹੋਈ) _ਹਿਰਨੀ ਵਾਂਗ ਬਿਨਾ _ਸਖੀ ਦੇ _ਹੋਵੇ। (ਕਵੀ 
ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ, ਮਾਨੋ _ਪਤੀ _(ਕਾਮਦੇਵ) ਨਾਲੋਂ _“ਰਤਿ” ਰੁਸ 
ਕੇ ਚਲੀ ਹੋਵੇ।੬੭੭। 

ਇਧਰ ਰਾਸ ਵਿਚ ਖੇਡਦਿਆਂ ਸੀ ਕ੍ਰਿਸ਼ਨ ਪ੍ਰੇਮ ਪੂਰਵਕ ਰਾਧਾ _ਵਲ _ਵੇਖਿਆ। 
ਕਵੀ ਸ਼ਿਆਮ ਕਹਿੰਦੇ ਹਨ, (ਕ੍ਰਿਸ਼ਨ) ਵੇਖ ਰਹੇ ਪਰ ਉਨ੍ਹਾਂ ਵਿਚ ਉਹ ਨ ਦਿਖਾਈ 
ਦਿੱਤੀ, ਜੋ ਉਨ੍ਹਾਂ `ਨੂੰ ਬਹੁਤ ਪਿਆਰੀ _ਸੀ। ਜਿਸ ਦਾ ਮੁਖ ਚੰਦੂਮਾ ਦੀ ਚਮਕ _ਵਾਲਾ_ਹੈ 
ਅਤੇ _ਸੋਨੇ _ਵਰਗਾ _ਸ਼ਰੀਰ ਹੈ, _ਉਹ _ਬਹੁਤ ਹੀ ਸੁੰਦਰ ਇਸਤਰੀ ਹੈ। ਜਾਂ _ਉਹ ਨੀਂਦਰ 
(ਦਾ ਜ਼ੋਰ) ਮੰਨ ਕੇ ਘਰ ਨੂੰ ਚਲੀ ਗਈ ਹੈ ਜਾਂ ਉਸ ਨੇ ਕੋਈ 'ਮਾਣ' ਦੀ ਗੱਲ ਵਿਚਾਰੀ 


ਨੂੰ ਸੂ ਕ੍ਰਿਸ਼ਨ ਨੇ ਬੁਲਾਇਆ। ਜਿਸ 
ਚਾਂਦਨੀ ਵਰਗੀ ਸੁੰਦਰਤਾ ਹੈ। ਉਸ 
ਕਿਸ਼ਨ ਨੇ ਇਸ ਤਰ੍ਹਾਂ ਕਿਹਾ-- (ਹੇ ਸਖੀ!) ਸੁਣ, ਤੂੰ ਰਾਧਾ ਕੋਲ ਜਾ। ਪੈਰੀਂ ਪੈ ਕੇ, 
ਬੇਨਤੀਆਂ ਕਰ ਕੇ ਅਤੇ ਬਹੁਤ ਹੀ ਪ੍ਰੇਮ ਭਾਵ ਜਤਾ ਕੇ (ਕਿਸੇ ਤਰ੍ਹਾਂ ਉਸ ਨੂੰ) ਮਨਾ ਕੇ 
ਲੈ ਆ।੬੭੯। 


ਗੰ 
ਤੈ 
ਪ੍ਰ 
ਲੇ 
| 
ਗਰ: ਤੀ 
6 ਕੇ 


ਦਾ 
ਨੂ 


੨ ੩ 0 


ਸੀ _ਦਸਮ-ਗ੍ੰਥ _ਸਾਹਿਬ 


ਜਦੁਰਾਇ ਕੀ ਸੁਨ ਕੈ ਬਤੀਆ ਬ੍ਰਿਖਭਾਨ ਸੁਤਾ ਜੋਊ ਬਾਲ ਭਲੀ ਹੈ। 
ਸਬ ਤਦ ਹਨੀ ਕਹ ਹਦ ਪੀ 

ਨੀ ਜਿ ਤਤ ਲੀ ਪਿ ਕੋ ਫੁਨਿ ਆਇਸ ਪਾਇ ਅਲੀ ਹੈ। 
ਯੋ _ਉਪਜੀ ਜੀਯ ਮੈ ਉਪਮਾ ਕਰ ਤੇ ਚਕਈ ਮਨੋ ਛੂਟਿ ਚਲੀ ਹੈ। ੬੮0। 


ਹਾਵੀਯਾਂ 
ਬਿਜ ਛਟਾ ਜਿਹ ਨਾਮ ਸਖੀ ਕੋ ਸੋਊ ਬ੍ਰਿਖਭਾਨ ਸੁਤਾ ਪਹਿ ਆਈ। 
ਆਇ ਕੈ ਸੁੰਦਰ ਐਸੇ _ਕਹਿਯੋ ਸੁਨ ਤੂ ਰੀ ਤ੍ਰੀਯਾ ਬ੍ਰਿਜਨਾਥਿ ਬੁਲਾਈ। 
ਕੋ ਬ੍ਰਿਜਨਾਥ _ਕਹਿਯੋ ਬ੍ਰਿਜ ਨਾਰਿ ਸੁ ਕੋ ਕਨ੍ਹਈਯਾ _ਕਹਿਯੋ ਕਉਨ _ਕਨਾਈ। 


ਖੇਲਹੁ ਤਾ ਹੀ ਤ੍ਰੀਯਾ ਸੈਗਿ ਲਾਲ ਰੀ ਕੋ ਜਿਹ ਕੇ ਸੈਗਿ ਪ੍ਰੀਤਿ ਲਗਾਈ। ੬੮੧। 


ਸਜਨੀ ਨੰਦ ਲਾਲ ਬੁਲਾਵਤ ਹੈ ਅਪਨੇ ਮਨ ਮੈ ਹਠ ਰੰਚ ਨ ਕੀਜੈ। 
ਆਈ ਹੋ ਹਉ ਚਲਿ ਕੈ ਤੁਮ ਪੈ ਤਿਹ ਤੇ ਸੁ ਕਹਿਯੋ ਅਬ ਮਾਨ ਹੀ ਲੀਜੈ। 
ਬੇਗ ਚਲੋ _ਜਦੁਰਾਇ ਕੇ ਪਾਸ ਕਛੂ ਤੁਮਰੋ ਇਹ ਤੇ ਨਹੀ ਛੀਜੈ। 

ਤਾਹੀ ਤੇ ਬਾਤ ਕਹੋਂ ਤੁਮ ਸੋ ਸੁਖ ਆਪਨ ਲੈ ਸੁਖ ਅਉਰਨ ਦੀਜੈ। ੬੮੨। 


ਤਾ ਤੇ ਕਰੋ ਨਹੀ ਮਾਨ ਸਖੀ ਉਠਿ ਬੇਗ ਚਲੋ ਸਿਖ ਮਾਨਿ ਹਮਾਰੀ। 
ਮੁਰਲੀ ਜਹ ਕਾਨ੍ਹ _ਬਜਾਵਤ ਹੈ ਬਹਸੈ ਤਹ ਗ੍ਰਾਰਿਨ ਸੁੰਦਰ ਗਾਰੀ। 
ਤਾਹੀ ਤੇ ਤੋ ਸੋ ਕਹੋ ਚਲੀਐ ਕਛੁ ਸੰਕ ਕਰੋ ਨ ਮਨੈ ਬ੍ਰਿਜ ਨਾਰੀ। 
ਪਾਇਨ ਤੋਰੇ ਪਰੋ ਤਜਿ ਸੰਕ ਨਿਸੰਕ ਚਲੋ ਹਰਿ ਪਾਸਿਹ ਹਹਾ ਰੀ। ੬੮੩। 


ਸੰਕ ਕਛੂ ਨ ਕਰੋਂ ਮਨ ਮੈ ਤਜਿ ਸੰਕ ਨਿਸੰਕ ਚਲੋ ਸੁਨਿ ਮਾਨਨਿ। 

ਤੇਰੇ ਸੈ ਪ੍ਰੀਤਿ ਮਹਾ ਹਰਿ ਕੀ ਤਿਹ ਤੇ ਹਉ ਕਹੋ ਤੁਹਿ ਸੰਗ ਗੁਮਾਨਨਿ। 

ਨੈਨ ਬਨੇ ਤੁਮਰੇ ਸਰ ਸੇ ਸੁ ਧਰੇ ਮਨੋ ਤੀਛਨ ਮੈਨ ਕੀ ਸਾਨਨਿ। 

ਤੋ ਹੀ ਸੋ ਪ੍ਰੇਮ ਮਹਾ ਹਰਿ ਕੋ ਇਹ ਬਾਤ ਹੀ ਤੇ ਕਛੂ ਹਉ ਹੂੰ ਅਜਾਨਨਿ। ੬੮੪। 


ਮੁਰਲੀ ਜਦੁਬੀਰ ਬਜਾਵਤ ਹੈ ਕਬਿ _ਸ੍ਯਾਮ ਕਹੈ ਅਤਿ ਸੁੰਦਰ ਠਉਰੈ। 
ਤਾਹੀ ਤੇ ਤੇਰੇ ਪਾਸਿ ਪਠੀ ਸੁ ਕਹਿਯੋ ਤਿਹ ਲਿਆਵ ਸੁ ਜਾਇ ਕੈ ਦਉਰੈ। 
ਨਾਚਤ ਹੈ ਜਹ ਚੰਦ੍ੂਭਗਾ ਅਰੁ ਗਾਇ ਕੈ ਗ੍ਰਾਰਨਿ ਲੇਤ ਹੈ ਭਉਰੈ। 

ਤਾਹੀ ਤੇ ਬੇਗ ਚਲੋ ਸਜਨੀ ਤੁਮਰੇ ਬਿਨ ਹੀ ਰਸ ਲੂਟਤ ਅਉਰੈ। ੬੮੫। 


ਕ੍ਰਿਸਨਾਵਤਾਰ ੨੩੧ 


ਦਾ ਰੂਪ ਮਾਨੋ _ਕਾਮਦੇਵ ਵਰਗਾ ਸੁੰਦਰ ਹੈ ਅਤੇ ਕਮਲ 
ਨੂੰ ਮਨਾਉਣ ਲਈ ਸਖੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਉਂ 
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ, ਮਾਨੋ ਹੱਥ ਵਿਚੋਂ ਚਕਵੀ ਛੁਟ ਕੇ ਉਡ 
ਚਲੀ ਹੋਂਵੇ।੬੮0। 
ਭਲ ਨੰ /ਕੋਹਾ -- 
ਮਾਵੀਲ” 

ਜਿਸ ਸਖੀ ਦਾ ਨਾਂ ਬਿੱਜਛਟਾ ਹੈ, ਉਹ ਰਾਧਾ ਕੋਲ ਆ ਗਈ। (ਉਸ ਨੇ) ਆ 
ਕੇ ਇਸ ਤਰ੍ਹਾਂ ਸੁੰਦਰ (ਢੰਗ ਨਾਲ) ਕਿਹਾ -- ਹੇ ਤ੍ਰੀਯਾ (ਰਾਧਾ!) ਸੁਣ, ਤੈਨੂੰ _'ਬ੍ਰਿਜਨਾਥ” 
(ਸਹੀ ਕ੍ਰਿਸ਼ਨ) ਨੇ _ਬੁਲਾਇਆ ਹੈ। _(ਉੱਤਰ _ਵਿਚ) ਰਾਧਾ (ਬ੍ਰਿਜ ਨਾਰ”) ਨੇ ਕਿਹਾ _-- 
ਕਿਹੜਾ _ਬੂਜ _ਦਾਸੁਆਮੀ। _(ਫਿਰ _ਬਿੱਜਛਟਾ ਨੇ _ਕਿਹਾ--) ਓਹੀ, _ਜਿਸ ਨੂੰ _ਕਨ੍ਹੱਯਾ 
ਜਾਂਦਾ ਹੈ। (ਰਾਧਾ ਨੇ ਫਿਰ ਉਤਰ ਦਿੱਤਾ--) ਕਿਹੜਾ ਕਨ੍ਹੇਯਾ। _(ਬਿੰਜਛਟਾ ਨੇ ਫਿਰ 
ਹੇ ਸਖੀ! ਓਹੀ _ਲਾਲ ਜਿਸ _ਨਾਲ ਖੇਡਦੀ ਆਈ ਹੈਂ ਅਤੇ ਜਿਸ _ਨਾਲ (ਤੁੰ) ਪਿਆਰ 
ਪਾਇਆ _ਹੈ।੬੮੧। 

ਹੇ ਸਜਨੀ! (ਤੈਨੂੰ) ਨੰਦ ਲਾਲ (ਕ੍ਰਿਸ਼ਨ) ਬੁਲਾ ਰਿਹਾ ਹੈ, ਆਪਣੇ ਮਨ ਵਿਚ 
ਜਿੰਨਾ ਵੀ ਹਠ ਨ ਕਰ। ਮੈਂ ਤੇਰੇ ਕੋਲ ਚਲ ਕੇ ਆਈ ਹਾਂ, ਇਸ 
ਹੁਣ ਮੰਨ ਲੈ। ਸ੍ਰੀ ਕ੍ਰਿਸ਼ਨ ਕੋਲ ਜਲਦੀ ਹੀ ਚਲ, ਇਸ ਨਾਲ ਤੇਰਾ 
ਹੋਣਾ। ਇਸੇ ਲਈ (ਮੈਂ) ਤੈਨੂੰ ਗੱਲ ਕਹਿੰਦੀ ਹਾਂ ਕਿ ਆਪ ਵੀ ਸੁਖ 
ਵੀ ਦੇ।੬੮੨। 

ਇਸ ਲਈ ਹੇ ਸਖੀ! ਮਾਣ” ਨ ਕਰ, ਮੇਰੀ ਸਿਖਿਆ ਮੌਨ ਅਤੇ ਉਠ ਕੇ ਜਲਦੀ 
ਚਲ। _ ਜਿਥੇ ਕਾਨ੍ਹ ਮੁਰਲੀ _ਵਜਾਉਂਦਾ ਹੈ, _ਉਥੇ _ਗੋਪੀਆਂ _ਹਸਦੀਆਂ _ਅਤੇ _ ਗਾਲ੍ਹੀਆਂ 
ਦਿੰਦੀਆਂ ਹਨ। ਇਸ ਵਾਸਤੇ ਤੈਨੂੰ ਕਹਿੰਦੀ ਹਾਂ--ਹੇ ਰਾਧਾ _('ਬ੍ੂਜ _ਨਾਰੀ!”) ਮਨ ਵਿਚ ਸ਼ੰਕਾ 
ਨ ਕਰ (ਅਤੇ ਜਲਦੀ) ਚਲ। ਹਾਇ ਨੀ! (ਮੈਂ) ਤੇਰੇ ਪੈਰੀਂ ਪੈਂਦੀ ਹਾਂ, ਸੰਗ ਨੂੰ ਛਡ _ਅਤੇ 
ਨਿਸੰਗ ਹੋ ਕੇ ਸ੍ਰੀ ਕ੍ਰਿਸ਼ਨ ਪਾਸ ਚਲ।੬੮੩। 


ਉਸ ਨੇ ਕ੍ਰਿਸ਼ਨ ਦੀ ਗੱਲ ਸੁਣ ਕੇ, ਜੋ ਬਹੁਤ ਚੰਗੀ ਇਸਤਰੀ 
ਦੀ ਕਲੀ ਵਾਂਗ 
ਕੇ 


ਹੇ ਮਾਣ ਮੇਤੀਏ! ਸੁਣ, ਮਨ ਵਿਚ ਕੁਝ ਵੀ ਸੰਗ ਨ ਕਰ, ਸੰਗ ਨੂੰ ਛਡ ਕੇ ਅਤੇ 
ਨਿਸੰਗ ਹੋ ਕੇ (ਮੇਰੇ ਨਾਲ) ਚਲ। ਸ੍ਰੀ ਕ੍ਰਿਸ਼ਨ ਦੀ ਤੇਰੇ ਵਿਚ ਬਹੁਤ ਪ੍ਰੀਤ ਹੈ, ਇਸੇ ਲਈ 
ਹੇ ਗੁਮਾਨਣੇ! ਮੈਂ ਤੇਰੇ _ਨਾਲ ਗੱਲ ਕਰਦੀ _ਹਾਂ। ਤੇਰੇ ਨੈਣ ਤੀਰਾਂ ਵਾਂਗ _ਬਣੇ ਹੋਏ ਹਨ 
ਜੋ ਮਾਨੋ ਕਾਮ ਦੀ _ਸਾਣ ਤੇ ਚੜ੍ਹਾ ਕੇ ਤੇਜ਼ ਕੀਤੇ ਹੋਏ ਹੋਣ। ਸ੍ਰੀ ਕ੍ਰਿਸ਼ਨ ਦਾ ਤੇਰੇ ਨਾਲ 


ਬਹੁਤ ਪ੍ਰੇਮ ਹੈ, _(ਪਰ) ਇਸ ਗੱਲ ਤੋਂ ਮੈਂ ਹੀ ਕੁਝ ਅਣਜਾਣ ਜਿਹੀ _ਹਾਂ।੬੮੪। 
ਸੁੰਦਰ 


ਕੇ ਜਾ ਅਤੇ ਉਸ ਨੂੰ ਲੈ ਕੇ ਆ। ਜਿਥੇ ਚੰਦੂਭਗਾ ਨਚਦੀ ਹੈ, ਗੋਪੀਆਂ ਗਾਉਂਦੀਆਂ ਹੋਈਆਂ 
ਦੇ ) ਘੁੰਮਦੀਆਂ _ਹਨ। _ਇਸ _ਲਈ ਹੇ _ਸਜਨੀ! ਜਲਦੀ _ਚਲ, (ਕਿਉਂਕਿ) 
ਤੇਰੇ ਬਿਨਾ _ਹੀ ਹੋਰ _ਰਸ ਲੁਟ ਰਹੀਆਂ _ਹਨ।੬੮੫। 


੨ ੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਤਾਹੀ ਤੇ ਬਾਲ ਬਲਾਇ ਲਿਉ ਤੇਰੀ ਮੈ ਬੇਗ ਚਲੋ ਨੰਦ ਲਾਲ ਬੁਲਾਵੈ। 
ਸ੍ਯਾਮ _ਬਜਾਵਤ _ਹੈ ਮੁਰਲੀ ਜਹ ਗ੍ਰਾਰਿਨੀਯਾ ਮਿਲਿ ਮੰਗਲ _ਗਾਵੈ। 
ਸੋਰਠਿ ਸੁਧ ਮਲਾਰ ਬਿਲਾਵਲ _ਸ੍ਯਾਮ _ਕਹੈ ਨੰਦ ਲਾਲ _ਰਿਝਾਵੈ। 

ਅਉਰ ਕੀ ਬਾਤ ਕਹਾ _ਕਹੀਯੇ ਸੁਰ ਤ੍ਯਾਗਿ ਸਭੈ ਸੁਰ ਮੰਡਲ ਆਵੈ। ੬੮੬। 


ਰਾਠੇ ਲਾਲ ਪੂਤ ਇਤਰਾ 
ਹਵੀਯਾਂ 
ਮੈ ਨ ਚਲੋ ਸਜਨੀ ਹਰਿ ਧੈ ਜੁ ਚਲੋ ਤਬ ਮੋਹਿ ਬ੍ਰਿਜਨਾਥ ਦੁਹਾਈ। 
ਮੋ ਸੰਗ ਪ੍ਰੀਤਿ ਤਜੀ ਜਦੁਨੰਦਨ ਚੰਦੂਭਗਾ _ਸੈਗਿ ਪ੍ਰੀਤਿ ਲਗਾਈ। 
ਸ੍ਯਾਮ ਕੀ ਪ੍ਰੀਤਿ ਮਹਾ ਤੁਮ ਸੋ ਤਜਿ ਮਾਨ ਹਹਾ ਰੀ ਚਲੋ ਦੁਚਿਤਾਈ। 
ਤੇਰੇ ਬਿਨਾ ਨਹੀ ਖੇਲਤ ਹੈ ਕਹਿਯੋ ਖੇਲਹੁ ਜਾਹੂੰ ਸੋ ਪ੍ਰੀਤਿ ਲਗਾਈ। ੬੮੭। 


ਦੂਤ ਵਾਚ 

ਹਵੀਯਾਂ 
ਪਾਇ ਪਰੋਂ ਤੁਮਰੇ ਸਜਨੀ ਅਤਿ ਹੀ ਮਨ ਭੀਤਰ ਮਾਨੁ ਨ _ਕਈਜੈ। 
ਸ੍ਯਾਮ ਬੁਲਾਵਤ ਹੈ ਸੁ ਜਹਾ ਉਠ ਕੈ ਤਿਹ ਠਉਰ ਬਿਖੈ ਚਲਿ ਜਈਯੈ। 
ਨਾਚਤ ਹੈ ਜਿਮ ਗ੍ਰਾਰਨਿਆ ਨਚੀਯੈ ਤਿਮ ਅਉ ਤਿਹ ਭਾਤਿ ਹੀ ਗਈਸੈ। 
ਅਉਰ _ਅਨੇਕਿਕ ਬਾਤ ਕਰੋ ਪਰ ਰਾਧੇ ਬਲਾਇ ਲਿਉ ਸਉਹ ਨ ਖਈਯੈ। ੬੮੮। 


ਮਾਵੀੰਯ” 
ਜੈਹਉ ਨ ਹਉ ਸੁਨ ਰੀ ਸਜਨੀ ਤੁਹਿ ਸੀ ਹਰਿ ਗ੍ਰਾਰਨਿ ਕੋਟਿ ਪਠਾਵੈ। 
ਬੰਸੀ ਬਜਾਵੈ ਤਹਾ ਤੁ ਕਹਾ ਅਰੁ ਆਪ ਕਹਾ ਭਯੋ ਮੰਗਲ ਗਾਵੈ। 
ਮੈ ਨ ਚਲੋ ਤਿਹ ਠਉਰ ਬਿਖੈ ਬ੍ਰਹਮਾ ਹਮ ਕੋ _ਕਹਿਯੋ ਆਨਿ ਸੁਨਾਵੈ। 
ਅਉਰ ਸਖੀ ਕੀ ਕਹਾ ਗਨਤੀ ਨਹੀ ਜਾਉ ਰੀ ਜਉ ਹਰਿ ਆਪਨ ਆਵੈ। ੬੮੯। 


ਤਾੰ ਲਾਲ ਰਾਗੋਂ ਸ਼ੋ 
੭ਵੀਗਾ 
ਕਾਹੇ ਕੋ ਮਾਨ ਕਰੈ ਸੁਨ ਗ੍ਰਾਰਿਨ ਸ੍ਯਾਮ ਕਹੈ ਉਠ ਕੈ ਕਰ ਸੋਊ। 
ਜਾ ਕੇ ਕੀਏ ਹਰਿ ਹੋਇ ਖੁਸੀ ਸੁਨਿਯੈ ਬਲ ਕਾਜ ਕਰੋਂ ਅਬ ਜੋਊ। 
ਤਉ ਤੁਹਿ ਬੋਲਿ ਪਠਾਵਤ ਹੈ ਜਬ ਪ੍ਰੀਤਿ ਲਗੀ ਤੁਮ ਸੋ ਤਬ ਓਊ। 
ਨਾਤਰ ਰਾਸ ਬਿਖੈ ਸੁਨ ਰੀ ਤੁਹਿ ਸੀ ਨਹਿ ਗ੍ਰਾਰਿਨ ਸੁੰਦਰ ਕੋਊ। ੬੯॥। 


ਕ੍ਰਿਸਨਾਵਤਾਰ ੨੩੩ 


ਇਸ ਵਾਸਤੇ ਹੇ ਸਖੀ! ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹੈ, ਜਲਦੀ ਚਲ, ਨੰਦ ਲਾਲ 
(ਕ੍ਰਿਸ਼ਨ) ਬੁਲਾ ਰਿਹਾ ਹੈ। ਜਿਥੇ ਸੂਰੀ ਕ੍ਰਿਸ਼ਨ ਮੁਰਲੀ ਵਜਾਉਂਦਾ ਹੈ, _(ਉਥੇ) _ਗੋਪੀਆਂ _ਮਿਲ 
ਕੇ ਮੰਗਲਮਈ ਗੀਤ _ਗਾ ਰਹੀਆਂ _ਹਨ। (ਕਵੀ) ਸ਼ਿਆਮ ਕਹਿੰਦੇ ਹਨ, ਸੋਰਠ, ਸ਼ੁੱਧ _ਮਲ੍ਹਾਰ, 
ਬਿਲਾਵਲ (ਆਦਿਕ ਰਾਗ _ਗਾ_ਕੇ ਉਨ੍ਹਾਂ ਨੂੰ) ਕ੍ਰਿਸ਼ਨ ਪ੍ਰਸੰਨ ਕਰ _ਰਿਹਾ_ਹੈ। ਹੋਰ _ ਕਿਸੇ 
ਦੀ ਕੀ ਗੱਲ ਕਰੀਏ, _ਦੇਵ-ਮੰਡਲ ਨੂੰ _ਛਡ _ਕੇ _ਸਾਰੇ _ਦੇਵਤੇ ਆ ਰਹੇ _ਹਨ।੬੮੬। 


ਅਧਿਕ ਪ੍ਰੀਤ ਹੈ। _ਹਾਇ ਨੀ! ਤੂੰ ਮਾਣ” ਅਤੇ ਦੁਬਿਧਾ (ਅਤੇ _ਮੇਰੇ _ਨਾਲ) _ਚਲ। 
(ਉਹ) ਤੇਰੇ ਬਿਨਾ ਖੇਡਦਾ ਨਹੀਂ। (ਰਾਧਾ ਨੇ ਅਗੋਂ) ਕਿਹਾ, (ਉਸ ਨਾਲ) ਖੇਡੇ ਜਿਸ _ਨਾਲ 
ਪ੍ਰੀਤ _ਲਗਾਈ _ਹੋਈ _ਹੈ।੬੮੭। 


ਹੇ ਸਜਨੀ! ਮੈਂ ਤੇਰੇ ਪੈਰੀਂ ਪੈਂਦੀ ਹਾਂ, (ਪਰ) ਮਨ ਵਿਚ ਇਤਨਾ ਜ਼ਿਆਦਾ ਰੋਸਾ 
ਨਹੀਂ _ਕਰਨਾ _ਚਾਹੀਦਾ। ਜਿਥੇ ਕ੍ਰਿਸ਼ਨ ਬੁਲਾਉਂਦਾ ਹੈ, ਉਸ ਥਾਂ ਤੇ ਉਠ ਕੇ ਚਲੇ ਜਾਣਾ 
ਚਾਹੀਦਾ _ਹੈ। _ਜਿਵੇਂ (ਹੋਰ) _ਗੋਪੀਆਂ _ਨਚਦੀਆਂ _ਹਨ, ਉਸੇ ਤਰ੍ਹਾਂ (ਤੈਨੂੰ) _ਨਚਣਾ ਚਾਹੀਦਾ 
ਹੈ ਅਤੇ ਉਸੇ ਤਰ੍ਹਾਂ ਹੀ ਗਾਉਣਾ ਚਾਹੀਦਾ ਹੈ। ਹੇ ਰਾਧਾ! (ਮੈਂ ਤੇਰੇ ਤੋਂ) ਸਦਕੇ ਜਾਵਾਂ, 
(ਭਾਵੇਂ) _ਹੋਰ _ ਅਨੇਕਾਂ _ਗੱਲਾਂ _ਕਰੀਏ _ਪਰ _ ਸੌਂਹ _ਨਹੀਂ ਖਾਣੀ _ਚਾਹੀਦੀ।੬੮੮। 
ਰਾਧਾ ਨੇ _/ਕਹਾ-- 
ਮਾਵੀਲ” 

ਹੇ _ਸਜਨੀ! ਸੁਣ, ਮੈਂ ਨਹੀਂ ਜਾਵਾਂਗੀ, _(ਭਾਵੇਂ) ਤੇਰੇ ਵਰਗੀਆਂ _ ਕਰੋੜਾਂ _ਗੋਪੀਆਂ 
ਨੂੰ ਕ੍ਰਿਸ਼ਨ ਭੇਜੇ। (ਜੇ) ਬੰਸਰੀ ਵਜਾਉਂਦਾ ਹੈ ਤਾਂ ਕੀ ਹੋਇਆ; (ਅਤੇ ਜੇ) ਆਪ _ਮੰਗਲਮਈ 
(ਗੀਤ) ਗਾਉਂਦਾ ਹੈ, ਤਾਂ ਵੀ ਕੀ ਹੋਇਆ। ਮੈਂ ਉਸ ਸਥਾਨ ਉਤੇ ਨਹੀਂ _ਚਲਾਂਗੀ (ਭਾਵੇਂ) 
ਬ੍ਰਹਮਾ ਹੀ_ ਮੈਨੂੰ (ਉਸ ਦਾ) ਸੈਦੇਸ਼ ਲਿਆ ਕੇ (ਕਿਉਂ ਨ) ਸੁਣਾਵੇ। ਹੇ ਸਜਨੀ! ਹੋਰ ਕਿਸੇ 
ਦੀ ਕੀ ਗਿਣਤੀ, (ਜੇ) ਕ੍ਰਿਸ਼ਨ ਆਪ ਵੀ (ਮੈਨੂੰ ਬੁਲਾਉਣ) ਆ ਜਾਵੇ (ਤਾਂ ਵੀ) ਨਹੀਂ 
ਜਾਵਾਂਗੀ।੬੮੯। 


('ਗ੍ਰਾਰਨਿ!) ਸੁਣ, ਕਿਸ ਵਾਸਤੇ _ਰੋਸਾ _ਕਰਦੀ ਹੈ; (ਜੋ) ਕ੍ਰਿਸ਼ਨ ਕਹਿੰਦਾ 

ਸਖੀ!) ਸੁਣ, ਬਲਿਹਾਰੀ ਜਾਵਾਂ, ਹੁਣ ਓਹੀ ਕੰਮ ਕਰ 
ਜਿਸ ਦੇ ਕਰਨ ਨਾਲ ਸ੍ਰੀ ਕ੍ਰਿਸ਼ਨ ਖੁਸ਼ ਹੋਵੇ। _ਤਦੇ ਹੀ (ਉਹ) ਤੈਨੂੰ (ਬਾਰ _ਬਾਰ) ਬੁਲਾ 
ਨਾਲ ਪ੍ਰੀਤ ਲਗੀ ਹੋਈ ਹੈ। ਨਹੀਂ ਤਾਂ ਸੁਣ ਨੀ! (ਕੀ) 
ਹੋਰ _ਕੋਈ ਨਹੀਂ ਹੈ। ੬੯0। 


੨ ੩ ੪ 


ਸੀ _ਦਸਮ-ਗ੍ਰੰਥ _ਸਾਹਿਬ 


ਸੰਗ ਤੇਰੇ ਹੀ ਪ੍ਰੀਤਿ ਘਨੀ ਹਰਿ ਕੀ ਸਭ ਜਾਨਤ ਹੈ ਕਛੂ ਨਾਹਿ ਨਈ। 
ਜਿਹ ਕੀ ਮੁਖ ਉਪਮ ਚੰਦੂਪੂਭਾ ਜਿਹ ਕੀ ਤਨ ਭਾ ਮਨੋ ਰੂਪ ਮਈ। 

ਤਿਹ ਸੰਗ ਕੋ ਤ੍ਯਾਗਿ ਸੁਨੋ ਸਜਨੀ ਗ੍ਰਿਹਿ ਕੀ ਉਠ ਕੈ ਤੁਹਿ ਬਾਟ ਲਈ। 
ਬ੍ਰਿਜ ਨਾਥ ਕੇ ਸੰਗ ਸਖੀ ਬਹੁ ਤੇਰੀ ਰੀ ਤੋ ਸੀ ਗੁਵਾਰਿ ਭਈ ਨ ਭਈ। ੬੯੧। 


ਕਾਲਯੋਂ ਲਾਲ 

੭ਵੀਲਾ 
ਸੁਨ ਕੈ ਇਹ ਗ੍ਰਾਰਿਨ ਕੀ ਬਤੀਯਾ ਬ੍ਰਿਖਭਾਨ ਸੁਤਾ ਮਨਿ ਕੋਪ ਭਈ ਹੈ। 
ਕਾਨ੍ਹ ਬਿਨਾ ਪਠਏ ਰੀ ਤ੍ਰੀਯਾ ਹਮਰੇ ਉਨ ਕੇ ਉਠਿ ਬੀਚ ਪਈ ਹੈ। 
ਆਈ ਮਨਾਵਨ ਹੈ ਹਮ ਕੋ ਸੁ ਕਹੀ ਬਤੀਯਾ ਜੁ ਨਹੀ ਰੁਚਈ ਹੈ। 
ਕੋਪ ਕੈ ਉਤਰ ਦੇਤ ਭਈ ਚਲ ਰੀ ਚਲ ਤੂ ਕਿਨਿ ਬੀਚ ਦਈ ਹੈ। ੬੯੨। 


ਤਾੰ ਕਾਲਾ ਕਾਲੂ ਸੋਂ 
ਹਾਵੀਯਾਂ 
ਕੋਪ ਕੈ ਉਤਰ ਦੇਤ ਭਈ ਇਨ ਆਇ ਕਹਿਯੋ ਫਿਰਿ ਸੰਗ ਸੁਜਾਨੈ। 
ਬੈਠ ਰਹੀ ਹਠ ਮਾਨਿ ਤ੍ਰੀਯਾ ਹਉ ਮਨਾਇ ਰਹੀ ਜੜ ਕਿਉ ਹੂੰ ਨ ਮਾਨੈ। 
ਸਾਮ ਦੀਏ ਨ ਮਨੈ ਨਹੀ ਦੰਡ ਮਨੈ ਨਹੀ ਭੇਦ ਦੀਏ ਅਰੁ ਦਾਨੈ। 
ਐਸੀ ਗੁਵਾਰਿ ਸੋ ਹੇਤ ਕਹਾ ਤੁਮਰੀ ਜੋਊ ਪ੍ਰੀਤਿ ਕੋ ਰੰਗ ਨ ਜਾਨੈ। ੬੯੩। 


ਨਨ ਪੁਠਾ ਕਾਚ ਕਾਨੂ ਨੂ ਸੋਂ 
ਹਵੀਯਾਂ 
ਮੈਨ ਪੁਭਾ ਹਰਿ ਪਾਸ ਹੁਤੀ ਸੁਨ ਕੈ ਬਤੀਯਾ ਤਬ ਬੋਲਿ ਉਠੀ ਹੈ। 
ਲਿਆਇ ਹੋ ਹਉ ਇਹ ਭਾਤਿ ਕਹਿਯੋ ਤੁਮ ਤੇ ਹਰਿ ਜੂ ਜੋਊ ਗ੍ਰਾਰ ਰੁਠੀ ਹੈ। 
ਕਾਨ੍ਹ ਕੇ ਪਾਇਨ ਪੈ ਤਬ ਹੀ ਸੁ ਲਿਯਾਵਨ ਤਾਹੀ ਕੇ ਕਾਜ ਉਠੀ ਹੈ। 
ਸੁੰਦਰਤਾ ਮੁਖ ਊਪਰ ਤੇ ਮਨੋ ਕੰਜ ਪ੍ਰਭਾ ਸਭ ਵਾਰ ਸੁਟੀ ਹੈ। ੬੯੪। 


ਹਰਿ ਪਾਇਨ ਪੈ ਇਹ ਭਾਤਿ ਕਹਿਯੋ ਹਰਿ ਜੂ ਉਹ ਕੇ ਢਿਗ ਹਉ ਚਲਿ ਜੈ ਹੋ। 
ਜਾ ਹੀ ਉਪਾਵ ਤੇ ਆਇ ਹੈ ਸੁੰਦਰਿ ਤਾਹੀ ਉਪਾਇ ਮਨਾਇ ਲਿਯੈ ਹੋ। 
ਪਾਇਨ ਪੈ _ਬਿਨਤੀਅਨ ਕੈ ਰਿਝਵਾਇ ਕੈ ਸੁੰਦਰਿ ਗ੍ਰਾਰਿ ਮਨੈਹੋ। 


ਆਜ ਹੀ ਤੋ ਢਿਗ ਆਨਿ ਮਿਲੈਹੋ ਜੂ ਲ੍ਯਾਏ ਬਿਨਾ ਤੁਮਰੀ ਨ ਕਹੈ ਹੋ। ੬੯੫। 


ਹਰਿ ਪਾਇਨ ਧੈ ਤਿਹ ਠਉਰ ਚਲੀ ਕਬਿ ਸ੍ਯਾਮ ਕਹੈ ਫੁਨਿ ਮੈਨ ਪੁਭਾ। 
ਜਿਹ ਕੇ ਨਹੀ ਤੁਲਿ ਮੰਦੋਦਰਿ ਹੈ ਜਿਹ ਤੁਲ ਤ੍ਰੀਯਾ ਨਹੀ ਇੰਦੂ _ਸਭਾ। 


ਕ੍ਰਿਸਨਾਵਤਾਰ ੨੩੫ 

ਤੇਰੇ ਨਾਲ ਹੀ ਸ੍ਰੀ ਕ੍ਰਿਸ਼ਨ ਦੀ ਨਿਘੀ ਪ੍ਰੀਤ ਹੈ, (ਇਹ ਭੇਦ) ਸਭ ਜਾਣਦੇ ਹਨ, 
ਕੋਈ ਨਵੀਂ ਗੱਲ ਨਹੀਂ। ਜਿਸ ਦੇ ਮੁਖ ਦੀ ਸ਼ੋਭਾ ਚੰਦੂਮਾ ਦੇ ਸਮਾਨ ਹੈ ਅਤੇ ਜਿਸ ਦੇ 
ਸ਼ਰੀਰ ਦੀ ਚਮਕ ਮਾਨੋ _ਰੂਪਮਈ ਹੈ। ਹੇ _ਸਜਨੀ! ਸੁਣ, ਉਸ ਦਾ ਸੰਗ ਛਡ ਕੇ, ਤੂੰ ਉਠ 
ਕੇ ਘਰ ਦੇ ਰਾਹੇ ਪੈ ਗਈ ਹੈਂ। ਕ੍ਰਿਸ਼ਨ ਨਾਲ ਬਥੇਰੀਆਂ ਸਖੀਆਂ ਹਨ, ਨੀ! ਤੇਰੇ ਵਰਗੀ 
ਮੂਰਖ _ਹੋਈ, _ਨ ਹੋਈ (ਇਕੋ ਗੱਲ _ਹੈ)।੬੯੧। 
ਕਫਾ_ਕਾਹੰਦੇ _ਹਨ-- 
੭ਾਵੀਯਾ 

ਗੋਪੀ _(ਬਿੱਜਛਟਾ) ਦੀ ਇਹ ਗੱਲ ਸੁਣ ਕੇ ਰਾਧਾ ਮਨ ਵਿਚ ਕ੍ਰੋਧਿਤ ਹੋ ਗਈ। 
(ਕਹਿਣ ਲਗੀ) ਨੀ ਤੀਵੀਏਂ! (ਤੂੰ) ਕਾਨ੍ਹ ਦੇ ਭੇਜੇ ਬਿਨਾ, ਮੇਰੇ ਅਤੇ _ਉਸ ਦੇ ਵਿਚਾਲੇ 


ਹੋ ਕੇ ਉੱਤਰ ਦਿੱਤਾ, (ਤਾਂ) ਫਿਰ ਇਸ (ਬਿੱਜਛਟਾ) ਨੇ 

ਆ ਕੇ ਸ੍ਰੀ ਕ੍ਰਿਸ਼ਨ ('ਸੁਜਾਨੈ') ਪਾਸ ਕਹਿ ਦਿੱਤਾ। (ਉਹ) ਇਸਤਰੀ ਰੁਸ ਕੇ ਹਠ ਪੂਰਵਕ 
(ਘਰ) ਬੈਠ ਗਈ ਹੈ; ਮੈਂ ਮਨਾ ਥਕੀ, (ਪਰ ਉਹ) ਮੂਰਖ ਕਿਸੇ ਤਰ੍ਹਾਂ ਨਹੀਂ _ਮੰਨਦੀ। ਉਹ 
ਬੇਨਤੀ ਕਰਨ ਤੇ ਨਹੀਂ ਮੰਨੀ ਅਤੇ ਦੰਡ _ਦਿੱਤਿਆਂ ਵੀ ਨਹੀਂ ਮੰਨਦੀ ਅਤੇ ਨ ਹੀ ਭੇਦ 
ਅਤੇ _ਦਾਨ _ਦੇਣ (ਦੀਆਂ ਵਿਧੀਆਂ _ਨਾਲ _ਵੀ) ਮੰਨੇਗੀ। ਅਜਿਹੀ ਮੂਰਖ ਨਾਲ ਪ੍ਰੇਮ _ਕਰਨਾ 
ਕਿਸ ਕੰਮ, ਜੋ ਤੇਰੀ ਪ੍ਰੀਤ ਦੇ _ਰੰਗ ਨੂੰ _ਜਾਣਦੀ ਹੀ ਨਹੀਂ ਹੈ।੬੯੩। 
ਔਨਪੂਭਾ (ਨਾਂ ਦੀ_ਨ੦6) ਨੇ /ਨੈਸ਼ਨ ਆ ਪੁੱਤ /ਕੈਹਾ -- 
ਮਾਵੀਯ” 

ਮੈਨਪੁਭਾ (ਨਾਂ _ਦੀ _ਗੋਪੀ ਜੋ) ਕ੍ਰਿਸ਼ਨ ਪਾਸ ਸੀ, _(ਬਿੱਜਛਟਾ ਦੀ) ਗੱਲ ਸੁਣ ਕੇ 
ਉਸੇ ਵੇਲੇ ਬੋਲ ਪਈ। _ਇਸ ਤਰ੍ਹਾਂ ਕਹਿਣ _ਲਗੀ--ਹੇ ਕ੍ਰਿਸ਼ਨ ਜੀ! ਜਿਹੜੀ ਗੋਪੀ ਤੁਹਾਡੇ 
ਨਾਲ ਰੁਸ ਗਈ ਹੈ, (ਮੈਂ ਉਸ ਨੂੰ) ਲਿਆਉਂਦੀ ਹਾਂ। ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਉਸੇ 
ਵੇਲੇ ਉਸ ਨੂੰ ਲਿਆਉਣ ਲਈ _ਉਠ _ਖੜੋਤੀ। (ਉਸ ਦੇ) ਮੂੰਹ _ਦੀ ਸੁੰਦਰਤਾ ਤੋਂ ਮਾਨੋ 


ਕਮਲ _ਦੀ _ ਸਾਰੀ _ ਸੁੰਦਰਤਾ ਨੂੰ ਵਾਰ _ ਦਿੱਤਾ _ਗਿਆ _ ਹੋਵੇ।੬੯੪। 


ਕ੍ਰਿਸ਼ਨ ਦੇ ਪੈਰੀਂ ਪੈ ਕੇ (ਉਸ ਨੇ) ਇਸ ਤਰ੍ਹਾਂ ਕਿਹਾ--ਹੇ ਸ੍ਰੀ ਕ੍ਰਿਸ਼ਨ! ਮੈਂ ਹੁਣੇ 
ਹੀ ਉਸ ਕੋਲ ਚਲੀ ਜਾਂਦੀ ਹਾਂ। ਜਿਸ _ਉਪਾ ਨਾਲ _ਉਹ ਸੁੰਦਰੀ (ਰਾਧਾ) ਆਵੇਗੀ, ਉਸੇ 
ਉਪਾ ਨਾਲ ਉਸ ਨੂੰ ਮੰਨਾ ਲਿਆਵਾਂਗੀ। ਪੈਰੀਂ ਪੈ ਕੇ, ਬੇਨਤੀਆਂ ਕਰ ਕੇ, ਰਿਝਾ ਕੇ (ਉਸ) 
ਸੁੰਦਰ ਗੋਪੀ (ਰਾਧਾ) ਨੂੰ ਮਨਾ _ਲਵਾਂਗੀ। (ਮੈਂ) ਅਜ ਹੀ ਤੁਹਾਡੇ ਕੋਲ ਲਿਆ ਕੇ ਮਿਲਾ 


ਦੇਵਾਂਗੀ ਅਤੇ ਤੁਹਾਡੇ _ਕੋਲ ਲਿਆਏ _ ਬਿਨਾ ਤੁਹਾਡੀ ਨਹੀਂ _ ਅਖਵਾਵਾਂਗੀ।੬੯੫। 


ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਫਿਰ ਮੈਨ ਪੁਭਾ ਉਸ 
ਸਥਾਨ _ਵਲ ਚਲ _ਪਈ। _ਜਿਸ ਦੇ ਸਮਾਨ ਸੋਹਣੀ ਮੰਦੋਦਰੀ ਨਹੀਂ ਹੈ ਅਤੇ ਜਿਸ ਵਰਗੀ 


੨੩੬ 


ਸੀ _ਦਸਮ-ਗ੍ਰੰਥ _ਸਾਹਿਬ 


ਜਿਹ ਕੋ ਮੁਖ ਸੁੰਦਰ ਰਾਜਤ ਹੈ ਇਹ ਭਾਤਿ ਲਸੈ ਤ੍ਰੀਯਾ ਵਾ ਕੀ ਅਭਾ। 


੮. 


ਮਨੋ ਚੰਦ ਕੁਰੰਗਨ ਕੇਹਰ ਕੀਰ ਪ੍ਰਭਾ ਕੋ ਸਭੋ ਧਨ ਯਾਹਿ ਲਭਾ। ੬੯੬। 


/ਤਉਂਤਰ ਲਾਲ 
ਹਵੀਯਾਂ 
ਚਲਿ ਚੰਦਮੁਖੀ ਹਰਿ ਕੇ ਢਿਗ ਤੇ ਬ੍ਰਿਖਭਾਨ ਸੁਤਾ ਪਹਿ ਧੈ ਚਲਿ ਆਈ। 
ਆਇ ਕੈ ਐਸੇ ਕਹਿਯੋ ਤਿਹ ਸੋ ਬਲ ਬੇਗ ਚਲੋ ਨੰਦ ਲਾਲ ਬੁਲਾਈ। 
ਮੈ ਨ ਚਲੋ ਹਰਿ ਪਾਸ ਹਹਾ ਚਲੁ ਐਸੇ ਕਹਿਯੋ ਨ ਕਰੋ ਦੁਚਿਤਾਈ। 
ਕਾਹੇ ਕੋ ਬੈਠ ਰਹੀ ਇਹ ਠਉਰ ਮੈ ਮੋਹਨ ਕੋ ਮਨੋ ਚਿਤੁ ਚੁਰਾਈ। ੬੯੭। 


ਜਾਹਿ ਘੋਰ ਘਟਾ ਘਟ ਆਏ ਘਨੇ ਚਹੂੰ ਓਰਨ ਮੈ ਜਹ ਮੋਰ ਪੁਕਾਰੈ। 
ਨਾਚਤ ਹੈ ਜਹ ਗ੍ਰਾਰਨੀਯਾ ਤਿਹ ਪੇਖਿ ਘਨੇ ਬਿਰਹੀ ਤਨ ਵਾਰੈ। 
ਤਉਨ ਸਮੈ ਜਦੁਰਾਇ ਸੁਨੋ ਮੁਰਲੀ ਕੇ ਬਜਾਇ ਕੈ ਤੋਹਿ ਚਿਤਾਰੈ। 
ਤਾਹੀ ਤੇ ਬੇਗ ਚਲੋ _ਸਜਨੀ ਤਿਹ ਕਉਤਕ ਕੋ ਹਮ ਜਾਇ ਨਿਹਾਰੈ। ੬੯੮। 


ਤਾ ਤੇ ਨ ਮਾਨ ਕਰੋਂ ਸਜਨੀ ਹਰਿ ਪਾਸ ਚਲੋ ਨਾਹਿ ਸੰਕ ਬਿਚਾਰੋ। 

ਬਾਤ ਧਰੋ ਰਸ ਹੂੰ ਕੀ ਮਨੈ ਅਪਨੈ ਮਨ ਮੈ ਨ ਕਛੂ ਹਠ ਧਾਰੋ। 

ਕਉਤਕ ਕਾਨ ਕੋ _ਦਖਨ ਕੋ ਤਿਹ ਕੋ ਜਸ ਧੈ ਕਬਿ ਸ੍ਯਾਮ ਉਚਾਰੋ। 

ਕਾਹੇ ਕਉ ਬੈਠ ਰਹੀ ਹਠ ਕੈ _ਕਹਿਯੋ ਦੇਖਨ ਕਉ ਉਮਗਿਯੋ ਮਨ ਸਾਰੋ। ੬੯੯। 


ਕੋ 


ਹਰਿ ਪਾਸ ਨ ਮੈ ਚਲਹੋ ਸਜਨੀ ਪਿਖਬੇ ਕਹੁ ਕਉਤੁਕ ਜੀਯ ਨ ਮੇਰੋ। 
ਸ੍ਯਾਮ ਰਚੇ ਸੰਗ ਅਉਰ ਤ੍ਰੀਯਾ ਤਜ ਕੈ ਹਮ ਸੋ ਫੁਨਿ ਨੇਹ ਘਨੇਰੋ। 
ਚੰਦੂਭਗਾ ਹੂੰ ਕੇ _ਸੈਗਿ ਕਹਿਯੋ ਨਹਿ ਨਾਰੀ ਕਹਾ ਮੁਹਿ ਨੈਨਨ ਹੇਰੋ। 
ਤਾ ਤੇ ਨ ਪਾਸ ਚਲੋ ਹਰਿ ਹਉ ਉਠਿ ਜਾਹਿ ਜੋਊ ਉਮਗਿਯੋ ਮਨ ਤੇਰੋ। ੭00। 


ਏੁਤਾਂ ੜਾਚਾ 

ਹਵੀਯਾਂ 
ਮੈ ਕਹਾ ਦੇਖਨ ਜਾਉ ਤ੍ਰੀਯਾ ਤੁਹਿ ਲ੍ਯਾਵਨ ਕੋ _ਜਦੁਰਾਇ ਪਠਾਈ। 
ਤਾਹੀ ਤੇ ਹਉ ਸਭ ਗ੍ਰਾਰਨਿ ਤੇ ਉਠ ਕੈ ਤਬ ਹੀ ਤੁਮਰੇ ਪਹਿ ਆਈ। 
ਤੂ ਅਭਿਮਾਨ ਕੈ ਬੈਠ ਰਹੀ ਨਹੀ ਮਾਨਤ ਹੈ ਕਛੂ ਸੀਖ _ ਪਰਾਈ। 
ਬੇਗ ਚਲੋ ਤੁਹਿ ਸੰਗ ਕਹੋ ਤੁਮਰੇ ਮਗੁ ਹੇਰਤ ਠਾਢਿ _ਕਨ੍ਹਾਈ। ੭0੧। 


ਕ੍ਰਿਸਨਾਵਤਾਰ ੨੩੭ 


ਇਸਤਰੀ ਇੰਦਰ ਦੀ ਸਭਾ ਵਿਚ ਵੀ ਨਹੀਂ ਹੈ। ਜਿਸ ਦੇ ਸੁਲ਼ 
ਹੈ ਅਤੇ ਉਸ ਇਸਤਰੀ ਦੀ ਸੁੰਦਰਤਾ ਇਸ ਤਰ੍ਹਾਂ ਚਮਕ _ਰਹੀ ਹੈ, ਮਾਨੋ ਚੰਦੂਮਾ, _ਹਿਰਨਾਂ, 
ਸ਼ੇਰਾਂ _ਅਤੇ ਤੋਤਿਆਂ _(ਆਦਿਕਾਂ) ਨੇ _ ਸੁੰਦਰਤਾ ਦਾ ਸਾਰਾ _ਧਨ _ਇਸ ਕੋਲੋਂ ਹੀ _ਲਭਿਆ 
ਹੰ।੬੯੬। 
੧/ਤ-ਇੰੱਤਰ /ਵੋਜ਼ /ਨਹਾ-- 
ਮਾਵੀਲ” 

(ਉਹ) ਚੰਦੂਮਾ ਵਰਗੇ ਮੁਖ _ਵਾਲੀ (ਮੈਨ ਪ੍ਰਭਾ) ਕ੍ਰਿਸ਼ਨ ਪਾਸੋਂ ਚਲ ਕੇ ਰਾਧਾ ਕੋਲ 
ਆਈ। ਆ ਕੇ (ਉਸ ਨੇ) ਇਸ ਤਰ੍ਹਾਂ ਕਿਹਾ--ਬਲਿਹਾਰੀ ਜਾਵਾਂ, ਜਲਦੀ _ਚਲ, _ਕ੍ਰਿਸ਼ਨ 
ਨੇ ਬੁਲਾਇਆ ਹੈ। (ਰਾਧਾ ਨੇ ਉੱਤਰ ਦਿੱਤਾ) ਮੈਂ ਕ੍ਰਿਸ਼ਨ ਕੋਲ ਨਹੀਂ ਜਾਵਾਂਗੀ। (ਫਿਰ 


ਮੈਨ ਪੁਭਾ ਕਹਿਣ ਲਗੀ) ਹਾਇ ਨੀ! ਇੰਜ ਨ ਕਹਿ, ਚਲ ਅਤੇ ਮਨ ਵਿਚ ਦੁਬਿਧਾ ਨ 
ਕਰ। (ਤੂੰ) ਮੋਹਨ ਦੇ ਚਿਤ ਨੂੰ ਚੁਰਾ ਕੇ ਇਸ ਥਾਂ ਤੇ ਕਿਸ ਲਈ ਬੈਠ ਰਹੀ ਹੈਂ।੬੯੭। 
ਹਨ ਅਤੇ ਜਿਥੇ ਚੌਹਾਂ ਪਾਸੇ 


ਜਾ _ਕੇ ਉਸ ਦੇ ਕੌਤਕ ਨੂੰ ਵੇਖੀਏ।੬੯੮। 
ਇਸ ਵਾਸਤੇ, ਹੇ ਸਜਨੀ! ਰੋਸਾ ਨ ਕਰ, ਸ੍ਰੀ ਕ੍ਰਿਸ਼ਨ ਪਾਸ ਚਲ (ਅਤੇ ਕਿਸੇ ਕਿਸਮ 


ਦਾ) ਸੰਗ ਨ _ਕਰ। ਮਨ ਵਿਚ (ਪ੍ਰੇਮ) ਰਸ ਦੀ ਗੱਲ ਨੂੰ ਧਾਰਨ ਕਰ ਅਤੇ ਮਨ ਵਿਚ 
ਹਠ ਨੂੰ ਨ ਧਾਰਨ _ਕਰ। _ਕਵੀ ਸ਼ਿਆਮ (ਕਹਿੰਦੇ ਹਨ), ਕ੍ਰਿਸ਼ਨ ਦਾ ਕੌਤਕ ਵੇਖਣ ਲਈ 
ਉਸ ਦੇ ਯਸ਼ ਦਾ ਉੱਚਾਰਨ _ਕਰ। _(ਫਿਰ) _ਕਿਹਾ--(ਕ੍ਰਿਸ਼ਨ ਦੇ ਕੌਤਕ ਨੂੰ ਵੇਖਣ ਲਈ) 
ਜਦ ਸਾਰਿਆਂ ਦਾ ਮਨ ਉਮਗਿਆ ਹੈ (ਤਾਂ ਤੂੰ) ਕਿਸ ਵਾਸਤੇ ਹਠ ਧਾਰ ਕੇ ਬੈਠ ਗਈ 
ਹੰ।੬੯੯। 

(ਰਾਧਾ ਨੇ ਉੱਤਰ ਦਿੱਤਾ--) ਹੇ _ਸਜਨੀ! ਮੈਂ ਕ੍ਰਿਸ਼ਨ ਕੋਲ ਚਲ ਕੇ ਨਹੀਂ ਜਾਵਾਂਗੀ 
ਅਤੇ ਕੌਤਕ _ਵੇਖਣ ਲਈ ਮੇਰਾ _ਜੀ ਨਹੀਂ _ਕਰਦਾ। ਕ੍ਰਿਸ਼ਨ ਨੇ _ਹੋਰਾਂ ਇਸਤਰੀਆਂ _ਨਾਲ 
ਪ੍ਰੇਮ ਪਾ ਲਿਆ ਹੈ ਅਤੇ ਮੇਰੇ ਨਾਲ _ਨਿਘਾ ਪ੍ਰੇਮ ਉਸ ਨੇ ਤਿਆਗ ਦਿੱਤਾ ਹੈ। (ਉਸ 
ਇਸਤਰੀ ਬਾਰੇ ਪੁੱਛਣ _ਤੇ ਰਾਧਾ _ਨੇ _ਜਵਾਬ _ਦਿੱਤਾ--) _ਚੰਦੂਪਰ੍ਭਾ _ਨਾਲ। _(ਮੈਨ _ਪੂਭਾ ਨੇ 
ਉਲਟਾ _ਕੇ) ਕਿਹਾ, ਨਹੀਂ (ਕੋਈ) ਨਾਰੀ (ਨਹੀਂ ਹੈ)। (ਰਾਧਾ ਨੇ) ਕਿਹਾ ਕਿ ਮੈਂ 

ਇਸ 


(ਆਪਣੀਆਂ) _ਔਖਾਂ ਨਾਲ ਵੇਖਿਆ ਹੈ। ਲਈ ਮੈਂ ਕ੍ਰਿਸ਼ਨ ਕੋਲ ਨਹੀਂ _ਜਾਵਾਂਗੀ। ਹਾਂ, 
ਜੇ ਤੇਰਾ _ਮਨ ਕੌਤਕ ਵੇਖਣ ਲਈ _ਉਮਗਿਆ ਹੈ, (ਤਾਂ) ਉਠ ਕੇ ਚਲੀ ਜਾ।੭00। 
#ਤਾਂ' ਨੇਂ ਨਾ 
ਹਾਵੀਲ” 

ਹੇ ਸਖੀ ('ਤ੍ਰੀਯਾ”!) ਮੈਂ ਕੀ ਵੇਖਣ ਜਾਵਾਂ। ਤੈਨੂੰ ਲਿਆਉਣ ਲਈ 
(ਮੈਨੂੰ) ਭੇਜਿਆ ਹੈ। _ਉਸੇ ਲਈ ਮੈਂ ਸਾਰੀਆਂ ਗੋਪੀਆਂ ਨੂੰ ਛਡ ਉਸੇ 
ਤੇਰੇ ਕੋਲ ਆਈ ਹਾਂ। ਤੂੰ ਅਭਿਮਾਨ ਕਰ ਕੇ ਬੈਠ ਰਹੀ ਹੈਂ ਅਤੇ 
ਨਹੀਂ ਮੰਨਦੀ ਹੈਂ। (ਇਸ _ਲਈ) ਮੈਂ ਤੈਨੂੰ ਕਹਿੰਦੀ ਹਾਂ, ਜਲਦੀ ; (ਕਿਉਂਕਿ) 
ਖੜੋਤਾ _ਹੋਇਆ _ ਤੇਰਾ _ਰਾਹ _ਤਕ ਰਿਹਾ _ਹੈ।੭0੧। 


੨੩੮ 


ਸੀ _ਦਸਮ-ਗ੍ਰੰਥ _ਸਾਹਿਬ 


ਰਾਠੇ ਭਾਲ 
ਹਵੀਯਾਂ 
ਹਰਿ ਪਾਸ ਨ ਮੈ ਚਲਹੋ ਰੀ ਸਖੀ ਤੁ ਕਹਾ ਭਯੋ ਜੁ _ਤੁਹਿ ਬਾਤ ਬਨਾਈ। 
ਸ੍ਯਾਮ ਨ ਮੋਰੇ ਤੂ ਪਾਸ ਪਠੀ ਇਹ ਬਾਤਨ ਤੇ ਕਪਟੀ ਲਖਿ ਪਾਈ। 
ਭੀ ਕਪਟੀ ਤੁ ਕਹਾ ਭਯੋ ਗ੍ਹਾਰਨਿ ਤੂ ਨ ਲਥੈ ਕਛੁ ਪੀਰ ਪਰਾਈ। 
ਯੋ_ਕਹਿ ਕੈ ਸਿਰ ਨ੍ਯਾਇ ਰਹੀ ਕਹਿ ਐਸੋ ਨ ਮਾਨ ਪਿਖਿਯੋ ਕਹੂੰ ਮਾਈ। ੭0੨। 


ਏੁਤਾਂ ੜਾਝਾ 

ਹਾਵੀਯਾਂ 
ਫਿਰਿ ਐਸੇ ਕਹਿਯੋ ਚਲੀਯੇ ਰੀ ਹਹਾ ਬਲ ਮੈ ਹਰਿ ਕੇ ਪਹਿ ਯੋ ਕਹਿ ਆਈ। 
ਹੋਹੁ ਨ ਆਤੁਰ ਸ੍ਰੀ ਬ੍ਰਿਜਨਾਥ ਹਉ ਲ੍ਯਾਵਤ ਹੋ ਉਹਿ ਜਾਇ ਮਨਾਈ। 
ਇਤ ਤੂ ਕਰਿ ਮਾਨ ਰਹੀ ਸਜਨੀ ਹਰਿ ਧੈ ਤੁ ਚਲੋ ਤਜਿ ਕੈ ਦੁਚਿਤਾਈ। 
ਤੋ ਬਿਨੁ ਮੋ ਪੈ ਨ ਜਾਤ ਗਯੋ ਕਹਿਯੋ ਜਾਨਤ ਹੈ ਕਛੂ ਬਾਤ ਪਰਾਈ। ੭0੩। 


ਰਾਠੇ ਭਾਚ਼ 

ਹਾਵੀਯਾਂ 
ਉਠ ਆਈ ਹੁਤੀ ਤੁ ਕਹਾ ਭਯੋ ਗ੍ਰਾਰਨਿ ਆਈ ਨ ਪੂਛਿ ਕਹਿਯੋ ਕਛੁ ਸੋਰੀ। 
ਜਾਹਿ ਕਹਿਯੋ ਫਿਰਿ ਕੈ ਹਰਿ ਧੈ ਇਹ ਤੇ ਕਛੁ ਲਾਜ ਨ ਲਾਗਤ ਤੋਰੀ। 
ਮੋ ਬਤੀਯਾ ਜਦੁਰਾਇ ਜੁ ਪੈ ਕਬਿ ਸ੍ਯਾਮ ਕਹੈ ਕਹੀਯੋ ਸੁ _ਅਹੋ ਰੀ। 
ਚੰਦੂਭਗਾ ਸੈਗਿ ਪ੍ਰੀਤਿ ਕਰੋ ਤੁਮ ਸੋ ਨਹੀ ਪ੍ਰੀਤਿ ਕਹਿਯੋ_ਪੂਭ _ਮੋਰੀ। ੭08। 


ਸੁਨਿ ਕੈ ਇਹ ਰਾਧਿਕਾ ਕੀ ਬਤੀਯਾ ਤਬ ਸੋ ਉਠਿ ਗ੍ਰਾਰਨਿ ਪਾਇ ਲਾਗੀ। 
ਪ੍ਰੀਤਿ ਕਹਿਯੋ ਹਰਿ ਕੀ ਤੁਮ ਸੋ ਹਰਿ ਚੰਦੂਭਗਾ ਹੂੰ ਸੋ ਪ੍ਰੀਤਿ ਤਿਯਾਗੀ। 
ਉਨ ਕੀ ਕਬਿ ਸ੍ਯਾਮ ਸੁਬੁਧਿ ਕਹੈ ਤੁਹਿ ਦੇਖਨ ਕੇ ਰਸ ਮੈ ਅਨੁਰਾਗੀ। 
ਤਾਹੀ ਤੇ ਬਾਲ ਬੁਲਾਇ ਲਿਉ ਤੇਰੀ ਮੈ ਬੇਗ ਚਲੋ ਹਰਿ ਪੈ ਬਡਭਾਗੀ। ੭0੫। 


ਬ੍ਰਿਜ ਨਾਥ _ਬੁਲਾਵਤ ਹੈ _ਚਲੀਯੈ ਕਛੁ _ਜਾਨਤ ਹੈ ਰਸ _ਬਾਤ ਇਯਾਨੀ। 
ਤੋਹੀ ਕੋ ਸਯਾਮ ਨਿਹਾਰਤ ਹੈ ਤੁਮਰੈ ਬਿਨੁ ਰੀ ਨਹੀ ਪੀਵਤ ਪਾਨੀ। 
ਤੂ ਇਹ ਭਾਤਿ ਕਹੈ ਮੁਖ ਤੇ ਨਹੀ ਜਾਊਗੀ ਹਉ ਹਰਿ ਪੈ ਇਹ ਬਾਨੀ। 
ਤਾਹੀ ਤੇ ਜਾਨਤ ਹੋ _ਸਜਨੀ ਅਬ ਜੋਬਨ ਪਾਇ ਭਈ ਹੈ ਦੀਵਾਨੀ। ੭0੬। 


ਕ੍ਰਿਸਨਾਵਤਾਰ ੨੩੯ 


ਰਾਧਾ ਨੰ /ਕੈਹਾ -- 
ਸ਼ਵੰਯਾ 

ਹੇ ਸਖੀ! ਮੈਂ ਕ੍ਰਿਸ਼ਨ ਪਾਸ ਨਹੀਂ _ਜਾਵਾਂਗੀ। ਕੀ ਹੋਇਆ ਜੋ ਤੂੰ ਇਹ ਗੱਲ ਬਣਾਈ 
ਹੈ। ਸੂਹੀ ਕ੍ਰਿਸ਼ਨ ਨੇ ਤੈਨੂੰ ਮੇਰੇ ਕੋਲ ਨਹੀਂ ਭੇਜਿਆ ਹੈ; ਇਨ੍ਹਾਂ _ਗੱਲਾਂ ਤੋਂ ਤੂੰ ਕਪਟੀ ਮਾਲੂਮ 


ਹੁੰਦੀ ਹੈ। _(ਦੂਤੀ ਨੇ ਉੱਤਰ _ਦਿੱਤਾ--ਜੇ ਮੈਂ) ਕਪਟੀ ਹੋ 
ਹੇ ਗੋਪੀ (ਰਾਧਾ!) ਤੂੰ ਪਰਾਈ _ਪੀੜ ਨੂੰ ਬਿਲਕੁਲ ਨਹੀਂ _ਜਾਣਦੀ। ਇਸ ਤਰ੍ਹਾਂ ਕਹਿ ਕੇ 


ਸਿਰ _ਨਿਵਾ ਕੇ (ਖੜੋ) _ਗਈ _ ਅਤੇ _ਕਹਿਣ ਲਗੀ _ਕਿ _ਅਜਿਹਾ _ਰੋਸਾ _ਕਿਸੇ ਇਸਤਰੀ 
ਵਿਚ ਨਹੀ _ਵੇਖਿਆ।੭0੨। 
ਦੁਤਾੰ ਨੇ /ਨੈਹਾ -- 
੭ਾਵੀਯਾ 

ਫਿਰ ਇਸ ਤਰ੍ਹਾਂ (ਮੈਨ ਪ੍ਰਭਾ ਨੇ) ਕਿਹਾ _-- ਹਾਇ ਨੀ! ਬਲਿਹਾਰ ਜਾਵਾਂ, ਚਲ 
ਚਲੀਏ। ਮੈਂ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਆਈ ਹਾਂ। ਹੇ ਕ੍ਰਿਸ਼ਨ! ਤੁਸੀਂ ਆਤੁਰ 
ਨ ਹੋਵੇ, ਮੈਂ ਜਾ ਕੇ ਉਸ ਨੂੰ ਮਨਾ ਕੇ ਲਿਆਉਂਦੀ ਹਾਂ। ਹੇ ਸਜਨੀ! ਇਥੇ ਤੂੰ ਰੋਸਾ ਕਰ 
ਕੇ (ਬੈਠੀ) ਹੈਂ; ਦੁਬਿਧਾ ਨੂੰ ਛਡ ਕੇ ਤੂੰ ਸ੍ਰੀ ਕ੍ਰਿਸ਼ਨ ਕੋਲ ਚਲ। ਤੇਰੇ ਬਿਨਾ ਮੇਰੇ ਕੋਲੋਂ 
ਜਾਇਆ ਨਹੀਂ ਜਾਂਦਾ (ਅਤੇ ਉਸ ਨੇ ਹੋਰ) ਕਿਹਾ, (ਤੂੰ) ਕਿਸੇ ਦੀ ਕੀਤੀ ਗੱਲ ਨੂੰ ਗੌਲਦੀ 
ਨਹੀ।੭0੩। 
ਰਾਧਾ ਨੰ /ਨੈਹਾ -- 
੭ਾਵੀਯ੍ਾ 

ਹੇ ਗੋਪੀ! (ਜੇ ਮੈਂ) ਉਠ ਕੇ ਘਰ ਆ ਗਈ ਹਾਂ ਤਾਂ ਕੀ ਹੋਇਆ; (ਮੈਂ) ਪੁਛ ਕੇ 
ਨਹੀਂ ਆਈ। _(ਮੈਨੂੰ ਪੁਛ _ਕੇ ਆਉਣ ਲਈ) _ਨਜੂਮੀਏ ਨੇ ਕਿਹਾ ਸੀ? (ਚਲੀ) ਜਾ _ਅਤੇ 
ਪਰਤ ਕੇ ਕ੍ਰਿਸ਼ਨ ਨੂੰ ਕਹੀਂ ਕਿ ਇਸ ਤਰ੍ਹਾਂ ਕਰਨ ਤੇ ਤੈਨੂੰ _ਕੁਝ _ਲਜ _ਨਹੀਂ _ਲਗਦੀ। 
ਕਵੀ ਸ਼ਿਆਮ ਕਹਿੰਦੇ ਹਨ, (ਰਾਧਾ ਨੇ _ਕਿਹਾ--) ਮੇਰੀਆਂ ਗੱਲਾਂ ਕ੍ਰਿਸ਼ਨ ਕੋਲ ਜਾ ਕੇ ਇਸ 
ਤਰ੍ਹਾਂ ਕਹਿ ਦੇਈਂ। (ਕ੍ਰਿਸ਼ਨ) ਚੰਦੂਭਗਾ ਨਾਲ ਪ੍ਰੀਤ ਕਰਦਾ ਹੈ, ਮੇਰੇ _ਨਾਲ ਪ੍ਰਭੂ _ਦੀ _ਕੋਈ 
ਪ੍ਰੀਤ ਨਹੀਂ _ਹੈ।੭08। 

ਰਾਧਾ ਦੀ ਇਹ ਗੱਲ ਸੁਣ ਕੇ ਗੋਪੀ ਉਠ ਕੇ ਉਸ ਦੇ ਪੈਰੀਂ ਪੈ ਗਈ। ਕਹਿਣ 
ਲਗੀ ਕ੍ਰਿਸ਼ਨ ਦਾ ਪੇਮ ਤੇਰੇ ਨਾਲ ਹੈ, _ਚੰਦੂਭਗਾ _ਨਾਲ ਕ੍ਰਿਸ਼ਨ ਨੇ ਪ੍ਰੀਤ ਤਿਆਗ ਦਿੱਤੀ 
ਹੈ। ਕਵੀ ਸ਼ਿਆਮ ਸੋਚ ਕੇ ਕਹਿੰਦੇ ਹਨ, ਉਹ ਤੈਨੂੰ ਵੇਖਣ ਦੇ (ਪ੍ਰੇਮ) ਰਸ ਵਿਚ ਮਗਨ 
ਹੈ। ਇਸ ਲਈ, ਹੇ ਸਖੀ! ਮੈਂ ਤੇਰੀਆਂ _ਬਲਾਵਾਂ ਲੈਂਦੀ ਹਾਂ। ਹੇ _ਵਡਭਾਗਣੇ! (ਤੂੰ) ਜਲਦੀ 
ਕ੍ਰਿਸ਼ਨ ਕੋਲ _ਚਲ।੭0੫। 


(ਤੈਨੂੰ) ਸ੍ਰੀ ਕ੍ਰਿਸ਼ਨ ਬੁਲਾਉਂਦਾ ਹੈ, ਜਲਦੀ _ਚਲ। _ਹੇ `ਇਆਣੀਏ! ਤੂੰ (ਪ੍ਰੇਮ) 


ਲਿਵ 


ਰਸ 
ਦੀ ਗੱਲ ਨੂੰ ਕੁਝ _ਸਮਝ। ਕ੍ਰਿਸ਼ਨ (ਸਦਾ) ਤੈਨੂੰ ਵੇਖਦਾ ਰਹਿੰਦਾ ਹੈ ਅਤੇ ਤੇਰੇ ਬਿਨਾ ਉਹ 
ਪਾਣੀ ਤਕ ਨਹੀਂ ਪੀਂਦਾ ਹੈ। ਤੂੰ ਮੁਖ ਤੋਂ ਇਸ ਤਰ੍ਹਾਂ ਕਹਿੰਦੀ ਹੈਂ-- ਮੈਂ ਨਹੀਂ _ਜਾਵਾਂਗੀ'। 
ਮੈਂ 
ਹਾਂ 


ਸੀ ਕ੍ਰਿਸ਼ਨ ਨੂੰ ਇਹ ਬਚਨ _(ਜਾ _ਕਹਾਂਗੀ)। ਇਸ ਵਾਸਤੇ, ਹੇ _ਸਜਨੀ! ਮੈਂ ਜਾਣਦੀ 


ਕਿ ਤੂੰ ਜੋਬਨ ਪ੍ਰਾਪਤ _ਕਰ _ਕੇ ਕੁਝ _ਦੀਵਾਨੀ ਹੋ ਗਈ _ਹੈਂ।੭0੬। 


ਸੀ _ਦਸਮ-ਗ੍ਰੰਥ _ਸਾਹਿਬ 


ਮਾਨ ਕਰਿਯੋ ਮਨ ਬੀਚ ਤ੍ਰੀਯਾ ਤਜਿ ਬੈਠਿ ਰਹੀ ਹਿਤ ਸ੍ਯਾਮ ਜੂ ਕੇਰੋ। 
ਬੈਠਿ ਰਹੀ ਬਕ ਧ੍ਯਾਨ ਧਰੇ ਸਭ ਜਾਨਤ ਪ੍ਰੀਤਿ ਕੋ _ਭਾਵਨ ਨੇਰੋ। 
ਤੋਂ ਸੰਗ ਤੌ ਮੈ ਕਹਿਯੋ ਸਜਨੀ ਕਹਬੇ ਕਹੁ ਜੋ _ਉਮਗਿਯੋ ਮਨ ਮੇਰੋ। 
ਆਵਤ ਹੈ ਇਮ ਮੋ ਮਨ ਮੈ ਦਿਨ ਚਾਰ ਕੋ_ਪਾਹੁਨੋ ਜੋਬਨ ਤੇਰੋ। ੭07। 


ਤਾ ਕੈ ਨ ਪਾਸ ਚਲੈ ਉਠ ਕੈ ਕਬਿ ਸ੍ਯਾਮ ਜੋਊ ਸਭ ਲੋਗਨ ਭੋਗੀ। 
ਤਾ ਤੇ ਰਹੀ ਹਠਿ ਬੈਠ ਤ੍ਰੀਯਾ ਉਨ ਕੋ ਕਛੁ ਜੈ ਗੋ ਨ ਆਪਨ ਖੋਗੀ। 
ਜੋਬਨ ਕੋ ਜੁ ਗੁਮਾਨ ਕਰੈ ਤਿਹ ਜੋਬਨ ਕੀ ਸੁ ਦਸਾ ਇਹ ਹੋਗੀ। 

ਤੋ ਤਜਿ ਕੈ ਸੋਊ ਯੋ ਰਮਿ ਹੈ ਜਿਮ ਕੰਧ ਪੈ ਡਾਰ ਬਘੰਬਰ ਜੋਗੀ। ੭0੮। 


ਨੈਨ ਕੁਰੰਗਨ ਸੇ ਤੁਮਰੇ ਕੇਹਰਿ ਕੀ ਕਟਿ ਰੀ ਸੁਨ ਤ੍ਰੈ _ਹੈ। 

ਆਨਨ ਸੁੰਦਰ ਹੈ ਸਸਿ ਸੋ ਜਿਹ ਕੀ ਫੁਨਿ ਕੰਜ ਬਰਾਬਰ ਕ੍ਰੈ ਹੈ। 

ਬੈਠ ਰਹੀ ਹਠ ਬਾਧਿ ਘਨੋ ਤਿਹ ਤੇ ਕਛੁ ਆਪਨ ਹੀ ਸੁਨ ਖ੍ਰੈਹੈ। 

ਏ ਤਨ ਸੁ ਤੁਹਿ ਬੈਰ ਕਰਿਯੋ ਹਰਿ ਸਿਉ ਹਠਿਏ ਤੁਮਰੋ ਕਹੁ ਹ੍ਹੈ ਹੈ। ੭0੯। 
ਸੁਨ ਕੈ ਇਹ ਗ੍ਰਾਰਨਿ ਕੀ ਬਤੀਯਾ ਬ੍ਰਿਖਭਾਨ ਸੁਤਾ ਅਤਿ ਰੋਸ ਭਰੀ। 
ਨੈਨ ਨਚਾਇ ਚੜਾਇ ਕੈ ਭਉਹਨ ਧੈ ਮਨ ਮੈ ਸੰਗ ਕ੍ਰੋਧ ਜਰੀ। 

ਜੋਊ ਆਈ ਮਨਾਵਨ ਗ੍ਰਾਰਨਿ ਥੀ ਤਿਹ ਸੋ ਬਤੀਯਾ ਇਮ ਪੈ ਉਚਰੀ। 
ਸਖੀ ਕਾਹੇ ਕੌ ਹਉ ਹਰਿ ਪਾਸ ਚਲੋ ਹਰਿ ਕੀ ਕਛੁ ਮੋ ਪਰਵਾਹ ਪਰੀ। ੭੧0। 
ਯੌ ਇਹ ਉਤਰ ਦੇਤ ਭਈ ਤਬ ਯਾ ਬਿਧਿ ਸੋ ਉਨਿ ਬਾਤ ਕਰੀ ਹੈ। 
ਰਾਧੇ ਬਲਾਇ ਲਿਉ ਰੋਸ ਕਰੋ ਨਹਿ ਕਿਉ ਕਿਹ ਕੋਪ ਕੇ ਸੰਗ ਭਰੀ ਹੈ। 
ਇਤ ਮਾਨ ਰਹੀ ਕਰਿ ਕੈ ਉਤ ਹੇਰਤ ਪੈ ਰਿਪੁ ਚੰਦ ਹਰੀ ਹੈ। 

ਨ ਕਰੈ ਪਰਵਾਹ ਹਰੀ ਹਰਿ ਕੌ ਤੁਮਰੀ ਪਰਵਾਹ ਪਰੀ _ਹੈ। ੭੧੧। 


0੫ 0੫ 


2 


ਕਹਿ ਬਾਤ ਕਹੀ ਫਿਰਿ ਯੋ ਉਠਿ ਬੇਗ ਚਲੋ ਚਲਿ ਹੋਹੁ ਸੈਜੋਗੀ। 
ਤਾਹੀ ਕੇ ਨੈਨ ਲਗੇ ਇਹ ਠਉਰ ਜੋਊ ਸਭ ਲੋਗਨ ਕੋਰਸ ਭੋਗੀ। 
ਤਾ ਕੇ ਨ ਪਾਸ ਚਲੈ ਸਜਨੀ ਉਨ ਕੋ ਕਛ ਜੈ ਹੈ ਨ ਆਪਨ ਖੋਗੀ। 
ਤੈ ਮੁਖ ਰੀ ਬਲਿ ਦੇਖਨ ਕੋ ਜਦੁਰਾਇ ਕੇ ਨੈਨ ਭਏ ਦੋਊ ਬਿਓਗੀ। ੭੧੨। 


ਪੇਖਤ ਹੈ ਨਹੀ ਅਉਰ ਤ੍ਰੀਯਾ ਤੁਮਰੋ ਈ ਸੁਨੋ ਬਲਿ ਪੰਥ ਨਿਹਾਰੈ। 

ਤੇਰੇ ਹੀ ਧ੍ਯਾਨ ਬਿਖੈ ਅਟਕੇ ਤੁਮਰੀ ਹੀ _ਕਿਧੌ ਬਲਿ ਬਾਤ ਉਚਾਰੈ। 

ਝੂਮਿ ਗਿਰੈ ਕਬਹੂੰ ਧਰਨੀ ਕਰਿ ਤ੍ਰੈ ਮਧਿ ਆਪਨ ਆਪ ਸੰਭਾਰੈ। 

ਤਉਨ ਸਮੈ ਸਖੀ ਤੋਹਿ ਚਿਤਾਰਿ ਕੈ _ਸ੍ਯਾਮਿ ਜੂ ਮੈਨ ਕੋ ਮਾਨ ਨਿਵਾਰੈ। _੭੧੩। 


ਕ੍ਰਿਸਨਾਵਤਾਰ ੨੪੧ 


ਹੇ ਸਖੀ ('ਤ੍ਰੀਯਾ”!) ਤੂੰ ਮਨ ਵਿਚ ਰੋਸਾ ਕਰ ਲਿਆ ਹੈ 1 ਦਾ 

ਛਡ ਕੇ (ਘਰ) ਬੈਠ ਰਹੀ ਹੈਂ। (ਤੂੰ) ਬਗਲੇ ਵਾਂਗ ਧਿਆਨ _ਧਰ ਬੈਠ ਹੈ; 
ਜਾਣਦੇ ਹਨ ਕਿ ਪ੍ਰੀਤ ਨਾਲ ਪ੍ਰੀਤਮ ਨੇੜੇ (ਹੀ ਮਿਲ ਜਾਂਦਾ ਹੈ)। ਲਈ, ਹੇ ਸਜਨੀ! 
ਮੈਂ ਤੇਰੇ ਪਾਸ ਕਹਿੰਦੀ ਹਾਂ, ਜੋ ਕਹਿਣ ਲਈ ਮੇਰੇ ਮਨ ਵਿਚ ਪੈਦਾ ਹੋਇਆ ਹੈ। ਮੇਰੇ 
ਮਨ ਵਿਚ ਇਸ ਤਰ੍ਹਾਂ ਆਉਂਦਾ ਹੈ ਕਿ ਤੇਰਾ ਜੋਬਨ _ਚਾਰ ਦਿਨਾਂ ਦਾ ਮਹਿਮਾਨ ਹੈ।੭0੭। 
ਕਵੀ ਸ਼ਿਆਮ (ਕਹਿੰਦੇ ਹਨ), (ਤੂੰ) ਉਠ ਕੇ ਉਸ ਕੋਲ ਨਹੀਂ ਚਲਦੀ ਜੋ ਸਾਰਿਆਂ 

ਹੇ ਸਖੀ ('ਤੀਯਾ”!) ਹਠ ਕਰ ਕੇ ਬੈਠ ਰਹੀ 

ਉਂ ਨਹੀਂ ਜਾਣਾ, ਆਪਣਾ ਹੀ (ਕੁਝ) ਖੋਹੇਂਗੀ। ਜਿਸ ਜੋਬਨ 

ਦਾ (ਤੂੰ) ਗੁਮਾਨ ਕਰਦੀ ਹੈਂ, ਉਸ ਜੋਬਨ _ਦੀ ਇਹ _ਹਾਲਤ _ਹੋਵੇਗੀ। _ਉਹ _(ਜੋਬਨ) ਤੈਨੂੰ 
ਤਿਆਗ ਕੇ ਇਉਂ ਚਲਾ ਜਾਏਗਾ, _ਜਿਵੇਂ ਜੋਗੀ ਮੋਢੇ ਉਤੇ ਸ਼ੇਰ _ਦੀ ਖਲ (ਦਾ ਆਸਣ) 


ਅਤੇ ਕ੍ਰਿਸ਼ਨ 
ਕੇ ਰਹੀ 


ਹਿਰਨ _ਵਰਗੇ _ਹਨ ਅਤੇ _ਲਕ _ ਸ਼ੇਰ _ਵਰਗਾ _ਹੈ। (ਤੇਰਾਂ) 
ਹੈ, ਜਿਸ ਦੇ ਬਰਾਬਰ ਫਿਰ ਕਮਲ ਵੀ ਨਹੀਂ _ਹੈ। (ਤੂੰ) ਬਹੁਤ 
ਹੈਂ, ਸੁਣ ਲੈ, ਤੂੰ ਆਪਣਾ ਹੀ ਕੁਝ _ਗਵਾਉਣਾ ਹੈ। ਇਸ _ਤਨ 
ਸੀ ਕ੍ਰਿਸ਼ਨ ਨਾਲ ਹਠ ਕਰ ਕੇ ਤੇਰਾ ਕੁਝ ਨਹੀਂ _ਸੰਵਰਨਾ।੭0੯। 


ਗੱਲਾਂ ਸੁਣ ਕੇ, ਰਾਧਾ ਦੇ ਮਨ ਵਿਚ ਬਹੁਤ ਕ੍ਰੋਧ ਹੋ _ਗਿਆ। 


ਅੱਖਾਂ ਨੂੰ ਨਚਾ ਕੇ, ਨੂੰ ਚੜ੍ਹਾ ਕੇ ਮਨ ਵਿਚ ਕ੍ਰੋਧ ਨਾਲ ਸੜ _ਗਈ। ਜੋ ਗੋਪੀ ਉਸ 
ਨੂੰ ਮਨਾਉਣ ਲਈ ਆਈ ਸੀ, ਉਸ _ਨਾਲ ਇਸ ਤਰ੍ਹਾਂ ਗੱਲ _ਕੀਤੀ। ਹੇ ਸਖੀ! ਮੈਂ ਕਿਸ 
ਲਈ ਕ੍ਰਿਸ਼ਨ ਕੋਲ ਜਾਵਾਂ, ਮੈਨੂੰ ਕ੍ਰਿਸ਼ਨ _ਦੀ ਕੁਝ _ਪਰਵਾਹ _ਪਈ _ਹੈ।੭੧0। 

ਜਦ (ਉਸ ਨੇ) ਇਸ ਤਰ੍ਹਾਂ ਉੱਤਰ ਦਿੱਤਾ, ਤਦ ਉਸ (ਦੂਤੀ) ਨੇ ਇਸ ਢੰਗ ਨਾਲ 
ਗੌਲ ਕੀਤੀ ਹੈ। ਹੇ ਰਾਧਾ! ਮੈਂ _ ਤੇਰੀਆਂ _ਬਲਾਵਾਂ ਲਵਾਂ, ਕ੍ਰੋਧ ਨ ਕਰ, (ਤੂੰ) ਕਿਸ ਕਰ 
ਕੇ ਕ੍ਰੋਧ ਨਾਲ ਭਰ ਗਈ ਹੈਂ। ਤੂੰ ਇਥੇ ਰੁਸ ਕੇ ਬੈਠ ਗਈ ਹੈਂ ਅਤੇ ਉਧਰ ਚੰਦ੍ਰਮਾ ਦਾ 
ਵੈਰੀ (ਸੀ ਕ੍ਰਿਸ਼ਨ) (ਤੇਰਾ ਰਾਹ) ਵੇਖ ਰਿਹਾ ਹੈ। (ਜੇ) ਤੂੰ ਕ੍ਰਿਸ਼ਨ ਦੀ ਪਰਵਾਹ ਨਹੀਂ 


ਕਰਦੀ, _(ਤਾਂ) ਕ੍ਰਿਸ਼ਨ ਨੂੰ (ਭਲਾ) _ਤੇਰੀ _ਕੀ ਪਰਵਾਹ _ਪਈ _ਹੈ।੭੧੧। 


ਇਸ ਤਰ੍ਹਾਂ ਗੱਲ ਕਹਿ ਕੇ ਫਿਰ (ਦੂਤੀ ਗੋਪੀ ਨੇ) ਇੰਜ _ਕਿਹਾ--ਉਠ _ਜਲਦੀ 
ਚਲ ਅਤੇ ਚਲ ਕੇ ਉਸ ਦੀ ਸੈਜੋਗਣ ਬਣ। ਉਸ ਦੀਆਂ ਅੱਖਾਂ ਇਸ ਥਾਂ ਤੇ ਲਗੀਆਂ 
ਹੋਈਆਂ _ਹਨ, ਜੋ ਸਾਰਿਆਂ ਲੋਕਾਂ ਦਾ ਰਸ ਭੋਗਦਾ ਹੈ। ਹੇ ਸਜਨੀ! (ਜੇ) ਉਸ ਦੇ ਕੋਲ 
ਨਹੀਂ ਜਾਂਦੀ, (ਤਾਂ) ਉਸ ਦਾ ਕੁਝ ਨਹੀਂ ਜਾਏਗਾ, _(ਤੂੰ ਹੀ) ਆਪਣਾ _ਕੁਝ _ਖੋਹੇਂਗੀ। ਹੇ 
ਬਲ੍ਹੀਏ! ਤੇਰਾ ਮੁਖ _ਵੇਖਣ _ਲਈ ਕ੍ਰਿਸ਼ਨ ਦੇ ਦੋਵੇਂ ਨੈਣ _ਵਿਯੋਗੀ _ਹੋ__ਗਏ _ਹਨ।੭੧੨। 
ਹੇ ਸਖੀ! ਸੁਣ, ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦੇ, (ਬਸ) ਤੇਰਾ ਹੀ ਮਾਰਗ 
ਹੇ ਤੇਰੇ ਹੀ ਧਿਆਨ ਵਿਚ ਅਟਕੇ ਹੋਏ ਹਨ ਜਾਂ ਫਿਰ ਤੇਰੀਆਂ 

ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪੈਂਦੇ ਹਨ, 
ਸਖੀ! ਉਸ ਵੇਲੇ ਸ੍ਰੀ 


ਕੰ ਕੂ ੭% ਕੂ 4 


ਸੀ _ਦਸਮ-ਗ੍ਰੰਥ ਸਾਹਿਬ 


ਤਾ ਤੇ ਨ ਮਾਨ ਕਰੋ ਸਜਨੀ ਉਠਿ ਬੇਗ ਚਲੋ ਕਛੁ ਸੰਕ ਨ ਆਨੋ। 
ਸ੍ਯਾਮ ਕੀ ਬਾਤ ਸੁਨੋ ਹਮ ਤੇ ਤੁਮਰੇ ਚਿਤ ਮੈ ਅਪਨੋ ਚਿਤ ਮਾਨੋ। 
ਤੇਰੇ ਹੀ ਧ੍ਯਾਨ ਫਸੇ ਹਰਿ ਜੂ ਕਰ ਕੈ ਮਨਿ ਸੋਕ ਅਸੋਕ ਬਹਾਨੋ। 
ਮੂੜ ਰਹੀ ਅਬਲਾ ਕਰਿ ਮਾਨ ਕਛੁ ਹਰਿ ਕੋ ਨਹੀ ਹੇਤ ਪਛਾਨੋ। _੭੧੪। 


ਗ੍ਰਾਰਨਿ ਕੀ ਸੁਨ ਕੈ _ਬਤੀਯਾ ਤਬ _ਰਾਧਿਕਾ ਉਤਰ ਦੇਤ ਭਈ। 

ਕਿਹ ਹੇਤ ਕਹਿਯੋ ਤਜਿ ਕੈ ਹਰਿ ਪਾਸਿ ਮਨਾਵਨ ਮੋਹੂ ਕੇ ਕਾਜ ਧਈ। 
ਨਹਿ ਹਉ ਚਲਿ ਹੋ ਹਰਿ ਪਾਸ ਕਹਿਯੋ ਤੁਮਰੀ ਧਉ ਕਹਾ ਗਤਿ ਹੂ ਹੈ ਦਈ। 
ਸਖੀ ਅਉਰਨ ਨਾਮ ਸੁ`ਮੂੜ ਧਰੈ ਨ ਲਥੈ ਇਹ ਹਉ ਹੂੰ ਕਿ ਮੂੜ ਮਈ। ੭੧੫। 


ਸੁਨ ਕੈ ਬ੍ਰਿਖਭਾਨ ਸੁਤਾ ਕੋ _ਕਹਿਯੋ ਇਹ ਭਾਤਿ ਸੋ ਗ੍ਰਾਰਨਿ ਉਤਰ ਦੀਨੋ। 
ਰੀ ਸੁਨ ਗ੍ਰਾਰਨਿ ਮੋ ਬਤੀਯਾ ਤਿਨ ਹੂੰ ਸੁਨਿ ਸ੍ਰੈਨ ਸੁਨੈਬੇ ਕਉ ਕੀਨੇ। 
ਮੋਹਿ ਕਹੈ ਮੁਖ ਤੇ ਕਿ ਤੂ ਮੂੜ ਮੈ ਮੂੜ ਤੁਹੀ ਮਨ ਮੈ ਕਰਿ ਚੀਨੋ। 

ਜੈ ਜਦੁਰਾਇ ਕੀ ਭੇਜੀ ਅਈ ਸੁਨਿ ਤੈ ਜਦੁਰਾਇ ਹੂੰ ਸੋ ਹਠ ਕੀਨੌ। ੭੧੬। 


ਯੌ _ਕਹਿ ਕੈ ਇਹ ਭਾਤਿ ਕਹਿਯੋ ਚਲੀਯੈ ਉਠਿ ਕੈ ਬਲਿ ਸੰਕ ਨ ਆਨੋ। 
ਤੋਂ ਹੀ ਸੋ ਹੇਤੁ ਘਨੋ ਹਰਿ ਕੋ ਤਿਹ ਤੇ ਤੁਮ ਹੂੰ ਕਹਿਯੋ ਸਾਚ ਹੀ ਜਾਨੋ। 
ਪਾਇਨ ਤੋਰੇ ਪਰੋ _ਲਲਨਾ ਹਠ ਦੂਰ ਕਰੋ ਕਬਹੂੰ ਫੁਨਿ ਮਾਨੋ। 

ਤਾ ਤੇ ਨਿਸੰਕ ਚਲੋ ਤਜਿ ਸੰਕ ਕਿਧੌ ਹਰਿ ਕੀ ਵਹ ਪ੍ਰੀਤਿ ਪਛਾਨੋ। ੭੧੭। 


ਕੰਜਨ ਮੈ ਸਖੀ ਰਾਸ ਸਸੈ ਹਰਿ ਕੇਲ ਕਰੇ ਤੁਮ ਸੋ ਬਨ ਮੈ। 

ਜਿਤਨੋ ਉਨ ਕੋ ਹਿਤ ਹੈ ਤੁਹਿ ਮੋ ਤਿਹ ਤੇ ਨਹੀ ਆਧਿਕ ਹੈ ਉਨ ਮੈ। 
ਮੁਰਝਾਇ ਗਏ ਬਿਨੁ ਤੈ ਹਰਿ ਜੂ ਨਹਿ ਖੇਲਤ ਹੈ ਫੁਨਿ ਗ੍ਰਾਰਿਨ ਮੈ। 
ਤਿਹ ਤੇ ਸੁਨ ਬੇਗ ਨਿਸੰਕ ਚਲੋ ਕਰ ਕੈ ਸੁਧਿ ਧੈ ਬਨ ਕੀ ਮਨ ਮੈ। ੭੧੮। 


ਸ੍ਯਾਮ ਬੁਲਾਵਤ ਹੈ ਚਲੀਯੈ ਬਲਿ ਬਲਿ ਧੈ ਮਨ ਸੈ ਨ ਕਛੁ ਹਨੂ ਕੀਜੈ। 
ਬੈਠ ਰਹੀ ਕਰਿ ਮਾਨ ਘਨੋ ਕਛੁ ਅਉਰਨ ਹੂੰ ਕੋ ਕਹਿਯੋ ਸੁਨ ਲੀਜੈ। 
ਤਾ ਤੇ ਹਉ ਬਾਤ ਕਰੋਂ ਤੁਮ ਸੋ ਇਹ ਤੇ ਨ ਕਛੂ ਤੁਮਰੋ ਕਹਿਯੋ ਛੀਜੈ। 
ਨੈਕੁ ਨਿਹਾਰ ਕਹਿਯੋ ਹਮ _ਓਰਿ ਸਭੈ ਤਜ ਮਾਨ ਅਬੈ ਹਸਿ ਦੀਜੈ। ੭੧੯। 


ਰਾਧੇ ਲਾਚ ਦੂਤ ਸੋਂ 
੭ਾਵੀਯਾ 
ਮੈ ਨ ਹਸੋ ਹਰਿ ਪਾਸ ਚਲੋ ਨਹੀ ਜਉ ਤੁਹਿ ਸੀ ਸਖੀ ਕੋਟਿਕ ਆਵੈ। 
ਆਇ ਉਪਾਵ ਅਨੇਕ ਕਰੈ ਅਰੁ _ਪਾਇਨ ਊਪਰ ਸੀਸ _ਨਿਆਵੈ। 


ਕ੍ਰਿਸਨਾਵਤਾਰ ੨੪੩ 


ਇਸ ਕਰ ਕੇ ਹੇ ਸਜਨੀ! ਰੋਸਾ ਨ ਕਰ, ਉਠ ਕੇ ਜਲਦੀ ਚਲ, ਮਨ ਵਿਚ ਕੁਝ 
ਸੰਗ _ਨ__ਕਰ। ਮੇਰੇ ਕੋਲੋਂ ਕ੍ਰਿਸ਼ਨ ਦੀ _ਗੱਲ ਸੁਣ, ਤੇਰੇ ਚਿਤ ਵਿਚ (ਉਸ ਨੇ) ਆਪਣਾ 
ਚਿਤ ਮੰਨਿਆ ਹੋਇਆ ਹੈ। ਸ੍ਰੀ ਕ੍ਰਿਸ਼ਨ (ਅਸਲ ਵਿਚ) ਤੇਰੇ ਹੀ ਧਿਆਨ ਵਿਚ ਫਸੇ ਹੋਏ 
ਹਨ, (ਪਰ) ਮਨ ਵਿਚ _ਸੋਗ ਜਾਂ _ਅਸੋਗ ਦਾ ਬਹਾਨਾ (ਬਣਾ ਕੇ ਗੱਲ ਨੂੰ _ਟਾਲੀ ਰਖਦੇ 
ਹਨ)। ਹੇ ਅਬਲਾ! ਮੂਰਖਾਂ ਵਾਂਗ ਰੋਸਾ ਕਰ ਕੇ (ਬੈਠ) ਰਹੀ ਹੈਂ ਅਤੇ ਸ੍ਰੀ ਕ੍ਰਿਸ਼ਨ ਦੇ ਪ੍ਰੇਮ 
ਨੂੰ ਕੁਝ _ਵੀ ਪਛਾਣਿਆ _ ਨਹੀਂ __ਹੈ।੭੧੪। 


ਗੋਪੀ ਦੀ ਗੱਲ ਸੁਣ ਕੇ, ਤਦ ਰਾਧਾ ਜਵਾਬ _ਦੇਣ _ਲਗੀ। (ਤੂੰ) ਕਿਸ ਲਈ ਸ੍ਰੀ 
ਕ੍ਰਿਸ਼ਨ ਦਾ ਸਾਥ ਤਿਆਗ ਕੇ _ ਮੈਨੂੰ ਮਨਾਉਣ ਦੇ ਕੰਮ ਲਈ ਦੌੜੀ (ਆਈ) ਹੈ। (ਮੈਂ) 
ਕਹਿ ਦਿੱਤਾ ਹੈ (ਕਿ ਮੈਂ) ਕ੍ਰਿਸ਼ਨ ਪਾਸ ਨਹੀਂ _ਜਾਵਾਂਗੀ। ਤੇਰੀ ਤਾ ਕੀ ਹੈਸੀਅਤ ਹੈ, (ਪਰ 
ਜੇ) ਵਿਧਾਤਾ (ਵੀ ਕਹਿਣ ਤਦ ਵੀ ਨਹੀਂ ਜਾਵਾਂਗੀ)। _ਹੇ ਸਖੀ! (ਤੂੰ) ਹੋਰਨਾਂ ਦਾ ਨਾਂ 


ਮੂਰਖ _ਧਰਦੀ ਹੈਂ; (ਪਰ) ਇਹ ਨਹੀਂ ਸਮਝਦੀ ਕਿ ਤੂੰ ਵੀ ਮੂਰਖਮਈ ਹੋ ਗਈ ਹੈਂ।੭੧੫। 
; ਉਸ ਗੋਪੀ ਨੇ ਇਸ ਤਰ੍ਹਾਂ ਉੱਤਰ _ਦਿੱਤਾ--ਹੇ ਗੋਪੀ 


ਹੇ ਬਲੀਏ! ਸ੍ਰੀ ਕ੍ਰਿਸ਼ਨ ਬੁਲਾਉਂਦਾ ਹੈ, ਇਸ ਲਈ ਮਨ ਵਿਚ ਕੁਝ ਹਠ ਨ 
ਕਰ ਅਤੇ _ਚਲ। _ਬਹੁਤ ਅਧਿਕ ਰੋਸਾ ਕਰ ਕੇ ਬੈਠ ਰਹੀ ਹੈਂ, ਹੋਰਨਾਂ ਦਾ ਕਿਹਾ ਵੀ ਕੁਝ 
ਸੁਣ ਲਈਦਾ ਹੈ। _ਇਸ ਵਾਸਤੇ ਮੈਂ ਤੇਰੇ ਨਾਲ ਗੱਲ _ਕਰਦੀ ਹਾਂ ਅਤੇ ਕਹਿੰਦੀ ਹਾਂ ਕਿ 
ਇਸ ਵਿਚ ਤੇਰਾ ਕੁਝ ਨਹੀਂ _ਵਿਗੜਨਾ। (ਸਖੀ ਨੇ ਫਿਰ) ਕਿਹਾ, ਮੇਰੇ ਵਲ ਜ਼ਰਾ ਵੇਖ 


ਅਤੇ ਸਾਰਾ _ਰੋਸਾ ਛਡ ਕੇ ਹੁਣ ਹਸ ਦੇ।੭੧੯। 
ਰਾਧਾ ਨੇ ਦੂਤਾੀ ਨੂੰ /ਕੈਹਾ -- 
ਮਾਵੀਲ” 
ਮੈਂ ਨਹੀਂ _ਹਸਾਂਗੀ ਅਤੇ ਨ ਹੀ ਕ੍ਰਿਸ਼ਨ ਪਾਸ _ਚਲਾਂਗੀ, ਜੇ _ਕਰ ਤੇਰੇ ਵਰਗੀਆਂ 
ਕਰੋੜਾਂ _ਸਖੀਆਂ ਆ ਜਾਣ। ਆ ਕੇ (ਉਹ) ਅਨੇਕ ਤਰ੍ਹਾਂ ਦੇ ਯਤਨ _ਕਰਨ _ਅਤੇ ਪੈਰਾਂ 


ਸੀ _ਦਸਮ-ਗ੍ਰੰਥ ਸਾਹਿਬ 


ਮੈ ਕਬਹੂ ਨਹੀ ਜਾਉ ਤਹਾ ਤੁਹ ਸੀ ਕਹਿ ਕੋਟਿਕ ਬਾਤ ਬਨਾਵੈ। 
ਅਉਰ ਕੀ ਕਉਨ ਗਨੈ _ਗਨਤੀ ਬਲਿ ਆਪਨ ਕਾਨ ਜੂ ਸੀਸ ਝੁਕਾਵੈ। ੭੨0। 


/ਤਉਂਤਰ ਬਾਲ 
ਨਾਵਲਾਂ 
ਜੋ ਇਨ ਐਸੀ ਕਹੀ ਬਤੀਯਾ ਤਬ ਹੀ ਉਹ ਗ੍ਰਾਰਨਿ ਯੌ ਕਹਿਯੌ ਹੋ ਰੀ। 
ਜਉ ਹਮ ਬਾਤ ਕਹੀ ਚਲੀਯੈ ਤੂ ਕਹੈ ਹਮ ਸ੍ਯਾਮ ਸੋ ਪ੍ਰੀਤ ਹੀ ਛੋਰੀ। 
ਸ੍ਯਾਮ ਸੋ ਮਾਈ ਕਹਾ ਕਹੀਯੈ ਇਹ ਸਾਥ ਕਰੇ ਹਿਤਵਾ ਬਰ ਜੋਰੀ। 
ਭੇਜਤ ਹੈ ਹਮ ਕੋ ਇਹ ਪੈ ਇਹ ਸੀ ਤਿਹ ਕੇ ਪਹਿ ਗ੍ਰਾਰਨਿ ਥੋਰੀ। ੭੨੧। 


ਭੇਜਤ ਹੈ ਇਹ ਪੈ ਹਮ ਕੋ ਇਹ ਗ੍ਰਾਰਨਿ ਰੂਪ ਕੋ ਮਾਨ ਕਰੈ। 

ਇਹ ਜਾਨਤ ਵੈ ਘਟ ਹੈ ਹਮ ਤੇ ਤਿਹ ਤੇ ਹਠ ਬਾਧਿ ਰਹੀ ਨ ਟਰੈ। 

ਕਬਿ ਸ੍ਯਾਮ ਪਿਖੋ ਇਹ ਗ੍ਰਾਰਨਿ ਕੀ ਮਤਿ ਸ੍ਯਾਮ ਕੇ ਕੋਪ ਤੇ ਪੈ ਨ ਡਰੈ। 
ਤਿਹ ਸੋ ਬਲਿ ਜਾਉ ਕਹਾ ਕਹੀਯੈ ਤਿਹ ਲ੍ਯਾਵਹੁ ਯੋ ਮੁਖ ਤੇ ਉਚਰੈ। ੭੨੨। 


ਸ੍ਯਾਮ ਕਰੈ ਸਖੀ ਅਉਰ ਸੋ ਪ੍ਰੀਤਿ ਤਬੈ ਇਹ ਗ੍ਰਾਰਨਿ ਭੂਲ ਪਛਾਨੈ। 

ਵਾ ਕੇ ਕੀਏ ਬਿਨੁ ਰੀ ਸਜਨੀ ਸੁ ਰਹੀ ਕਹਿ ਕੈ ਸੁ ਕਹਿਯੋ ਨਹੀ ਮਾਨੈ। 

ਯਾ ਕੋ ਬਿਸਾਰ ਡਰੈ ਮਨ ਤੇ ਤਬ ਹੀ ਇਹ ਮਾਨਹਿ ਕੋ ਫਲੁ ਜਾਨੈ। 

ਅੰਤ _ਖਿਸਾਇ ਘਨੀ ਅਕੁਲਾਇ ਕਹਿਯੋ ਤਬ ਹੀ ਇਹ ਮਾਨੈ ਤੁ _ਮਾਨੈ।੭੨੩। 


ਯੋ_ਸੁਨ ਕੈ ਬ੍ਰਿਖਭਾਨ ਸੁਤਾ ਤਿਹ ਗ੍ਰਾਰਨਿ ਕੋ ਇਮ ਉਤਰ ਦੀਨੋ। 
ਪ੍ਰੀਤ ਕਰੀ ਹਰਿ ਚੰਦੂਭਗਾ ਸੰਗ ਤਉ ਹਮ ਹੂੰ ਅਸ ਮਾਨ ਸੁ ਕੀਨੋ। 
ਤਉ ਸਜਨੀ ਕਹਿਯੋ ਰੂਠ ਰਹੀ ਅਤਿ ਕ੍ਰੋਧ ਬਢਿਯੋ ਹਮਰੇ ਜਬ ਜੀਨੋ। 
ਤੇਰੇ ਕਹੇ ਬਿਨੁ ਰੀ ਹਰਿ ਆਗੇ ਹੂੰ ਮੋ ਹੂ ਸੋ ਨੇਹੁ ਬਿਦਾ ਕਰ ਦੀਨੋ। ੭੨੪। 


ਯੋ_ਕਹਿ ਗ੍ਰਾਰਨਿ ਸੋ ਬਤੀਯਾ ਕਬਿ ਸ੍ਯਾਮ ਕਹੈ ਫਿਰਿ ਐਸੇ ਕਹਿਯੋ_ਹੈ। 
ਜਾਹਿ ਰੀ ਕਾਹੇ ਕੋ ਬੈਠੀ ਹੈ ਗ੍ਹਾਰਨਿ ਤੇਰੋ ਕਹਿਯੋ ਅਤਿ ਹੀ ਮੈ ਸਹਿਯੋ ਹੈ। 
ਬਾਤ ਕਹੀ ਅਤਿ ਹੀ ਰਸ ਕੀ ਤੁਹਿ ਤਾ ਕੋ ਨ ਸੋ ਸਖੀ ਚਿਤ ਚਹਿਯੋ ਹੈ। 
ਤਾਹੀ ਤੇ ਹਉ ਨ ਚਲੋ ਸਜਨੀ ਹਮ ਸੋ ਹਰਿ ਸੋ ਰਸ ਕਉਨ ਰਹਿਯੋ ਹੈ। ੭੨੫। 


ਯੌ ਸੁਨਿ ਉਤਰ ਦੇਤ ਭਈ ਕਬਿ ਸ੍ਯਾਮ ਕਹੈ ਹਰਿ ਕੇ ਹਿਤ ਕੇਰੋ। 
ਕਾਨ੍ਹ ਕੇ ਭੇਜੇ ਤੇ ਯਾ ਪਹਿ ਆਇਕੈ ਕੈ ਕੈ ਮਨਾਵਨ ਕੋ ਅਤਿ ਝੇਰੋ। 
ਸ੍ਯਾਮ ਚਕੋਰ "ਮਨੋ ਤਰਨ” ਜੋ ਸੁਨ ਰੀ ਇਹ ਭਾਤਿ ਕਹੈ ਮਨ ਮੇਰੋਂ। 
ਤਾਹੀ ਨਿਹਾਰਿ ਨਿਹਾਰਿ ਸੁਨੋ ਸਸਿ ਸੋ_ਮੁਖ ਦੇਖਤ ਹੈ ਹੈ ਰੀ ਤੇਰੋ। ੭੨੬। 


%. ਮਨੋਂ 


ਤਰਯਨ” 


ਕ੍ਰਿਸਨਾਵਤਾਰ ੨੪੫ 


ਉਤੇ ਸਿਰ _ਝੁਕਾਉਣ। ਮੈਂ ਉਥੇ _ਕਦੇ ਵੀ ਨਹੀਂ ਜਾਵਾਂਗੀ, ਤੇਰੇ ਵਰਗੀਆਂ (ਭਾਵੇਂ) ਕਰੋੜਾਂ 
ਗੌਲਾਂ ਬਣਾਉਣ। ਹੋਰਾਂ ਦੇ ਬਲ ਦੀ ਤਾਂ ਕੀ ਗਿਣਤੀ ਕਰੀਏ, (ਜੇ) ਆਪ ਵੀ ਸੀ ਕ੍ਰਿਸ਼ਨ 
ਸਿਰ _ਝੁਕਾਉਣ (ਫਿਰ ਵੀ ਨਹੀਂ ਜਾਵਾਂਗੀ)।੭੨0। 
੧/ਤ-ਓੱਤਰਾ /ਵੋਲ਼ /ਨੈਹਾ _-- 
ਮਾਵੀਲ” 
ਜਦ ਉਸ (ਰਾਧਾ) ਨੇ ਇਸ ਤਰ੍ਹਾਂ ਗੱਲ ਕਹੀ ਤਦ ਉਸ ਗੋਪੀ (ਦੂਤੀ) ਨੇ ਇੰਜ 
ਕਿਹਾ--ਨੀ! ਜੇ ਮੈਂ ਚਲਣ ਦੀ ਗੱਲ ਕਹਿੰਦੀ ਹਾਂ, ਤਾਂ ਕਹਿੰਦੀ ਹੈਂ ਕਿ ਮੈਂ ਕ੍ਰਿਸ਼ਨ ਨਾਲ 
ਪ੍ਰੀਤ ਕਰਨੀ ਹੀ _ਛਡੀ ਹੈ। ਹੇ ਮਾਂ! ਕ੍ਰਿਸ਼ਨ ਨੂੰ ਕੀ ਕਹੀਏ, (ਜੋ) ਇਸ ਨਾਲ _ਬਦੋਬਦੀ 
ਪ੍ਰੇਮ ਕਰੀ ਜਾਂਦਾ _ਹੈ। _ਇਸ _ਕੋਲ (ਮਨਾਉਣ ਲਈ) ਸਾਨੂੰ _ਭੇਜਦਾ ਹੈ; _ਇਸ _ ਵਰਗੀਆਂ 
ਗੋਪੀਆਂ _ਉਸ _ ਪਾਸ _ ਥੋੜੀਆਂ _ ਹਨ।੭੨੧। 
ਇਸ ਪਾਸ ਸਾਨੂੰ ਭੇਜਦਾ ਹੈ ਅਤੇ ਇਹ ਗੋਪੀ (ਰਾਧਾ) ਰੂਪ ਦਾ ਮਾਣ ਕਰ ਰਹੀ 
ਹੈ। ਇਹ ਜਾਣਦੀ ਹੈ ਕਿ _ਉਹ _(ਗੋਪੀਆਂ ਸੁੰਦਰਤਾ ਵਿਚ) ਮੇਰੇ ਨਾਲੋਂ _ਘਟ ਹਨ, ਇਸ 
ਲਈ ਹਠ ਬੰਨ੍ਹੀ ਬੈਠੀ ਅਤੇ _ਟਲਦੀ ਨਹੀਂ _ਹੈ। ਕਵੀ ਸ਼ਿਆਮ (ਕਹਿੰਦੇ ਹਨ), ਇਸ ਗੋਪੀ 
ਦੀ ਅਕਲ ਵੇਖੋ ਜੋ ਕ੍ਰਿਸ਼ਨ ਦੇ ਕ੍ਰੋਧ ਤੋਂ ਬਿਲਕੁਲ ਨਹੀਂ _ਡਰਦੀ। _ਉਸ (ਕ੍ਰਿਸ਼ਨ ਤੋਂ) 
ਨੂੰ ਕੀ (ਜੋ) ਇਹੀ ਕਹਿੰਦਾ ਹੈ--'ਉਸ ਨੂੰ _ਲਿਆਓ”।੭੨੨। 
(ਜੇ) ਕ੍ਰਿਸ਼ਨ ਕਿਸੇ ਹੋਰ ਸਖੀ ਨਾਲ ਪ੍ਰੇਮ ਕਰ ਲਵੇ ਤਦ ਹੀ ਇਹ ਗੋਪੀ (ਰਾਧਾ) 
ਆਪਣੀ _ਭੁਲ _ਪਛਾਣੇਗੀ। _ਹੇ _ਸਜਨੀ! ਉਸ ਦੇ (ਦੂਜੀ ਨਾਲ ਪ੍ਰੇਮ) ਕੀਤੇ ਬਿਨਾ ਹੀ (ਇਹ 
ਐਵੇਂ) ਕਹਿ ਰਹੀ ਹੈ ਅਤੇ ਕਹੇ ਨੂੰ ਨਹੀਂ ਮੰਨਦੀ। (ਜੇ ਸੂਰੀ ਕ੍ਰਿਸ਼ਨ) ਇਸ ਨੂੰ ਮਨ ਤੋਂ ਵਿਸਾਰ 
ਦੇਵੇ, ਤਦ ਹੀ _'ਮਾਣ” ਦੇ ਫਲ ਨੂੰ ਜਾਣੇਗੀ। ਅੰਤ ਵਿਚ _ਖਿਝ ਕੇ ਅਤੇ ਬਹੁਤ ਵਿਆਕੁਲ 
ਹੋ ਕੇ (ਕਿਹਾ ਕਿ) ਇਹ ਕਿਹਾ ਮੰਨੇ, ਤਾਂ ਮੰਨੇ (ਨਹੀਂ ਤਾਂ ਹੋਰ ਕੋਈ ਉਪਾ ਨਹੀਂ _ਹੈ)।੭੨੩। 
ਇਸ ਤਰ੍ਹਾਂ ਰਾਧਾ ਨੇ ਸੁਣ ਕੇ, ਉਸ ਗੋਪੀ (ਦੂਤੀ) ਨੂੰ ਇਸ ਤਰ੍ਹਾਂ ਉੱਤਰ ਦਿੱਤਾ- 
ਕ੍ਰਿਸ਼ਨ ਨੇ ਚੰਦੂਭਗਾ ਨਾਲ ਪ੍ਰੇਮ ਕਰ ਲਿਆ ਹੈ, ਤਦ ਹੀ ਮੈਂ ਇਸ ਤਰ੍ਹਾਂ ਦਾ ਰੋਸਾ ਕੀਤਾ 
ਹੈ। ਹੇ ਸਜਨੀ! (ਮੈਂ) ਕਹਿੰਦੀ ਹਾਂ, ਜਦ 
ਰਹੀ ਹਾਂ। ਹੇ ਸਖੀ! ਤੇਰੇ ਕਹੇ ਤੋਂ ਬਿਨਾ 
ਗੋਪੀ 


ਨੂੰ ਵਿਦਾ _ਕਰ _ ਦਿੱਤਾ _ਹੈ।੭੨੪। 


ਨੂੰ ਇਸ 
ਇੰਜ ਕਿਹਾ-- ਹੇ ਗੋਪੀ! ਜਾ ਨੀ, ਕਿਸ ਲਈ ਬੈਠੀ ਹੈਂ, ਤੇਰੀਆਂ ਕਹੀਆਂ (ਹੋਈਆਂ ਗੱਲਾਂ 
ਨੂੰ) ਮੈਂ ਬਹੁਤ ਸਿਹਾ ਹੈ। (ਅਗੋਂ _ਦੂਤੀ ਨੇ ਜਵਾਬ ਦਿੱਤਾ 
ਬਹੁਤ ਹੀ (ਪ੍ਰੇਮ) ਰਸ ਦੀ ਗੱਲ ਕੀਤੀ ਹੈ, ਪਰ ਤੇਰੇ ਚਿਤ ਨੂੰ ਚੈਗੀ ਨਹੀਂ ਲਗੀ। (ਫਿਰ 
ਕੇ ਮੈਂ ਨਹੀਂ ਜਾਂਦੀ, (ਕਿਉਂਕਿ) ਮੇਰੇ ਨਾਲ 
ਪਰੇਮ (ਰਸ) ਰਹਿ ਗਿਆ ਹੈ।੭੨੫। 


ਰਾਧਾ ਨੇ _ਕਿਹਾ--) ਹੇ _ਸਜਨੀ! 


ਵਿਚ 
ਆਈ ਹਾਂ ਅਤੇ ਇਸ ਨੂੰ ਮੰਨਾਉਣ ਦਾ ਬਹੁਤ _ਝਮੇਲਾ _ਕੀਤਾ _ਹੈ। ਇਸ ਲਈ ਕਹਿਣ 
ਲਗੀ-- ਹੇ ਸਖੀ! ਸੁਣ, ਮੇਰਾ ਮਨ ਇਸ ਤਰ੍ਹਾਂ ਕਹਿੰਦਾ ਹੈ ਕਿ ਸ਼ਿਆਮ ਰੂਪ ਚਕੋਰ ਤਾਂ 
ਮਾਨੋ ਤੇਰੇ ਚੰਦ੍ਰਮਾ _ਵਰਗੇ _ਮੁਖ ਨੂੰ ਵੇਖ _ਵੇਖ _ਕੇ ਤੇਰਾ _ਹੀ ਹੋ ਰਿਹਾ ਹੋਵੇ।੭੨੬। 


ਦੇਖਤ ਹੈ ਤੁ ਕਹਾ ਭਯੋ ਗ੍ਰਾਰਨਿ ਮੈ ਨ ਕਹਿਯੋ ਤਿਹ ਕੇ ਪਹਿ ਜੈਹੋ 
ਕਾਹੇ ਕੇ ਕਾਜ ਉਰਾਹਨ ਰੀ ਸਹਿ ਹੋ _ਅਪਨੋ ਪਤਿ ਦੇਖਿ ਅਘੈ ਹੋ। 
ਸ੍ਯਾਮ ਰਚੇ _ਸੈਗਿ ਅਉਰ ਤ੍ਰੀਯਾ ਤਿਹ ਕੇ ਪਹਿ ਜਾਇ ਕਹਾ ਜਸ ਪੈਹੋ 
ਤਾ ਤੇ ਪਧਾਰਹੁ ਰੀ ਸਜਨੀ ਹਰਿ ਕੌ ਨਹਿ ਜੀਵਤ ਰੂਪ ਦਿਥੈ ਹੋ। ੭੨੭। 


ਅਥ ਮੈਨ ਪੁਭਾ ਕ੍ਰਿਸਨ ਜੀ ਪਾਸ ਫਿਰ ਆਈ 
ਏਤਾੰ ਬਾਲਾ ਕਾਨੂ ਲੂ ਤੋ 
ਹਵੀਯਾਂ 
ਯੋ ਜਬ ਤਾਹਿ ਸੁਨੀ ਬਤੀਯਾ ਉਠ ਕੈ ਸੋਊ ਨੰਦ ਲਲਾ ਪਹਿ ਆਈ। 
ਆਇ ਕੈ ਐਸੇ ਕਹਿਯੋ ਹਰਿ ਪੈ ਹਰਿ ਜੁ ਨਹਿ ਮਾਨਤ ਮੁੜ ਮਨਾਈ। 
ਕੈ ਤਜਿ ਵਾਹਿ ਰਚੋਂ ਇਨ ਸੋ ਨਹੀ ਆਪ ਨੂੰ ਜਾਇ ਕੈ ਲਿਆਉ ਮਨਾਈ। 
ਯੌ ਸੁਨਿ ਬਾਤ ਚਲਿਯੋ ਤਹ ਕੋ ਕਬਿ ਸ੍ਯਾਮ ਕਹੈ ਹਰਿ ਆਪ ਹੀ _ਧਾਈ। ੭੨੮। 


ਅਉਰ ਨ ਗ੍ਰਾਰਿਨਿ ਕੋਊ ਪਠੀ ਚਲਿ ਕੈ ਹਰਿ ਜੂ ਤਬ ਆਪ ਹੀ ਆਯੋ। 
ਤਾਹੀ ਕੋ ਰੂਪ ਨਿਹਾਰਤ ਹੀ ਬ੍ਰਿਖਭਾਨ ਸੁਤਾ ਮਨ ਮੈ ਸੁਖ ਪਾਯੋ। 
ਪਾਇ ਘਨੋ ਸੁਖ ਪੈ ਮਨ ਮੈ ਅਤਿ ਊਪਰਿ ਮਾਨ ਸੋ ਬੋਲ ਸੁਨਾਯੋ। 
ਚੰਦੂਭਗਾ ਹੂੰ _ਸੋ_ਕੇਲ ਕਰੋ ਇਹ ਠਉਰ ਕਹਾ ਤਜਿ _ਲਾਜਹਿ ਆਯੋ। ੭੨੯ 

ਰਾਹੇ ਲਾਲ ਕਾਨੂ ਨੂ: ਸੋਂ 

ਹਾਵੀੰਯ” 

ਰਾਸਹਿ ਕਿਉ ਤਜਿ ਚੰਦੂਭਗਾ ਚਲਿ ਕੈ ਹਮਰੇ ਪਹਿ ਕਿਉ ਕਹਿਯੋ ਆਯੋ। 
ਕਿਉ ਇਹ ਗ੍ਰਾਰਨਿ ਕੀ ਸਿਖ ਮਾਨ ਕੈ ਆਪਨ ਹੀ ਉਠ ਕੈ ਸਖੀ ਧਾਯੋ 
ਜਾਨਤ ਥੀ ਕਿ ਬਡੋ _ਠਗੁ ਹੈ ਇਹ ਬਾਤਨ ਤੇ ਅਬ ਹੀ ਲਖਿ ਪਾਯੋ 
ਕਿਉ ਹਮਰੇ ਪਹਿ ਆਏ ਕਹਿਯੋ ਹਮ ਤੋ ਤੁਮ ਕੋ ਨਹੀ ਬੋਲਿ ਪਠਾਯੋ। ੭੩0। 


ਕਾਨੂ ਲੂ ਛਲ ਠਾਠ ਸੋ 
ਹਵੀਯਾਂ 
ਯੌ ਸੁਨਿ ਉਤਰ ਦੇਤ ਭਯੋ ਨਹਿ ਰੀ ਤੁਹਿ ਗ੍ਰਾਰਨਿ ਬੋਲ ਪਠਾਯੋ 
ਨੈਨਨ ਕੇ ਕਰਿ ਭਾਵ ਘਨੇ ਸਰ ਸੋ ਹਮਰੋ ਮਨੂਆ ਮ੍ਰਿਗ ਘਾਯੋ। 
ਤਾ ਬਿਰਹਾਗਨਿ ਸੋ ਸੁਨੀਯੈ ਬਲਿ ਅੰਗ ਜਰਿਯੋ ਸੁ ਗਯੋ ਨ ਬਚਾਯੋ 
ਤੇਰੇ ਬੁਲਾਯੋ ਨ ਆਯੋ_ਹੋਂ_ਰੀ ਤਿਹ ਠਉਰ ਜਰੇ ਕਹੁ ਸੇਕਿਨਿ ਆਯੋ। ੭੩੧ 


ਕ੍ਰਿਸਨਾਵਤਾਰ ੨੪੭ 


ਰਾਧਾ ਨੇ /ਨੈਹਾ -- 
ਮਾਵੀਲ” 

ਹੇ ਗੋਪੀ! (ਜੇ) ਵੇਖਦਾ ਹੈ, ਤਾਂ ਕੀ ਹੋਇਆ। ਮੈਂ (ਤਾਂ) ਕਹਿ ਦਿੱਤਾ ਹੈ ਕਿ ਉਸ 
ਕੋਲ ਨਹੀਂ _ਜਾਵਾਂਗੀ। _ਨੀ! ਮੈਂ ਕਿਸ ਲਈ _ਉਲਾੰਂਭੇ _ਸਹਾਰਾਂ, (ਮੈਂ) ਆਪਣੇ ਪਤੀ ਨੂੰ ਹੀ 
ਵੇਖ ਕੇ ਸੰਤੁਸ਼ਟ _ਰਹਾਂਗੀ। ਸ੍ਰੀ ਕ੍ਰਿਸ਼ਨ ਹੋਰਨਾਂ ਇਸਤਰੀਆਂ _ਨਾਲ _ਰਚਮਿਚ _ਰਿਹਾ ਹੈ; 
ਉਸ ਕੋਲ ਜਾ ਕੇ ਕੀ ਯਸ਼ ਖਟਾਂਗੀ। ਇਸ ਵਾਸਤੇ ਹੇ _ਸਜਨੀ! (ਤੂੰ) ਜਾ, (ਮੈਂ ਹੁਣ) ਜੀਉਂਦੇ 
ਜੀ _ ਸ੍ਰੀ ਕ੍ਰਿਸ਼ਨ ਨੂੰ (ਆਪਣਾ) ਰੂਪ _ ਨਹੀਂ __ਦਿਖਾਵਾਂਗੀ।੭੨੭। 


ਹੁਣ ਮੈਨ ਪੂਭਾ ਕ੍ਰਿਸ਼ਨ ਕੋਲ ਪਰਤ ਆਈ 
ਮਾਵੀਯ” 
ਜਦ ਇਸ ਤਰ੍ਹਾਂ ਦੀਆਂ ਗੱਲਾਂ (ਰਾਧਾ ਕੋਲੋਂ) ਸੁਣੀਆਂ, (ਤਾਂ) ਉਹ ਉਠ ਕੇ ਕ੍ਰਿਸ਼ਨ 
ਕੋਲ ਆ ਗਈ। ਆ ਕੇ ਸਹੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ--ਹੇ ਕ੍ਰਿਸ਼ਨ ਜੀ! ਉਹ ਮੂਰਖ 
ਨ ਮੰ ਜਾਂ ਤਾਂ ਦਾ (ਧਿਆਨ) ਛਡ ਕੇ ਇਨ੍ਹਾਂ _(ਗੋਪੀਆਂ) ਵਿਚ 
ਜਾਓ, ਜਾਂ (ਫਿਰ) ਆਪ ਜਾ ਕੇ ਮਨਾ ਲਿਆਓ। ਕਵੀ ਸ਼ਿਆਮ _ਕਹਿੰਦੇ ਹਨ, 
ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਨੂੰ (ਮਨਾਉਣ ਲਈ) ਆਪ ਹੀ ਭਜ 


| 
ਹੋਰ ਕਿਸੇ ਗੋਪੀ ਨੂੰ ਨ ਭੇਜ ਕੇ ਸੀ ਕ੍ਰਿਸ਼ਨ ਆਪ ਹੀ ਚਲ ਕੇ ਆ ਗਿਆ। ਉਸ 
ਦਾ ਰੂਪ ਵੇਖਦਿਆਂ ਹੀ ਰਾਧਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ _ਕੀਤਾ। ਮਨ ਵਿਚ ਤਾਂ 
ਹੁ ਸੁਖ ਪਾਇਆ, (ਪਰ) ਉਪਰੋਂ _ਰੋਸੇ _ਦਾ _ਬੋਲ ਸੁਣਾ _ਦਿੱਤਾ। _ਚੰਦੂਭਗਾ 
ਨਾਲ ਹੀ ਕੇਲ ਕਰੋ, ਇਸ ਥਾਂ ਲਾਜ ਨੂੰ ਛਡ ਕੇ ਕਿਉਂ ਆਏ ਹੋ।੭੨੯ 


ਰਾਧਾ ਨੇ ਉਸਨ ਲੀ ਨੂੰ ਨਹਾ -- 


ਮਾਵੀਯ” 

ਰਾਸ ਵਿਚ ਚੰਦੂਭਗਾ ਨੂੰ ਛਡ ਕੇ, ਦਸੋ, ਮੇਰੇ ਪਾਸ ਚਲ ਕੇ ਕਿਉਂ ਆਏ ਹੋ। ਹੇ 
ਸਖੀ! ਕੀ (ਇਨ੍ਹਾਂ ਨੇ) ਇਹ _ਗੋਪੀਆਂ ਸਿੱਖ ਲਈ ਹੈ ਜਾਂ ਆਪ ਹੀ ਉਠ ਕੇ ਭਜ 
ਆਏ _ਹਨ। (ਮੈਂ) ਜਾਣਦੀ ਸਾਂ ਸ੍ਰੀ ਕ੍ਰਿਸ਼ਨ ਬਹੁਤ ਵੱਡਾ ਠਗ ਹੈ, (ਪਰ) ਇਨ੍ਹਾਂ ਗੱ 


ਇਹ ਸੁਣ ਕੇ (ਸ੍ਰੀ ਕ੍ਰਿਸ਼ਨ ਨੇ) ਉੱਤਰ ਦਿੱਤਾ, ਹੇ ਗੋਪੀ (ਰਾਧਾ!) ਤੂੰ (ਮੈਨੂੰ) ਸਦ 
ਨਹੀਂ _ਬੁਲਾਇਆ। (ਪਰ ਤੂੰ) ਨੈਣਾਂ ਦੇ ਬਹੁਤ ਹਾਵ-ਭਾਵ ਕਰ _ਕੇ (ਉਨ੍ਹਾਂ) ਤੀਰਾਂ _ਨਾਲ 
ਮਨ ਰੂਪ ਹਿਰਨ ਨੂੰ _ਘਾਇਲ _ਕਰ _ਦਿੱਤਾ _ਹੈ। _(ਹੋਰ) ਸੁਣ, _ਉਸ _ਵਿਯੋਗ-ਅਗਨੀ 
ਬਲ _ ਨਾਲ _ਮੇਰਾ ਸ਼ਰੀਰ ਸੜ __ਗਿਆ ਹੈ (ਅਤੇ ਯਤਨ ਕਰਨ _ਤੇ _ਵੀ) ਬਚਾਇਆ 
ਸਕਿਆ। ਨੀ (ਰਾਧਾ!) ਤੇਰੇ ਬੁਲਾਏ ਤੇ ਨਹੀਂ ਆਇਆ ਹਾਂ, (ਮੈਂ ਤਾਂ) ਉਸ 
ਥਾ 


ਜਾ 
ਹੋਈ ਨੂੰ ਸੇਕਣ ਲਈ ਆਇਆ _ਹਾਂ।੭੩੧। 


੨੪੮ ਸੀ _ਦਸਮ-ਗ੍ਰੰਥ _ਸਾਹਿਬ 


ਰਾਧੇ ਲਾਲ ਕਾਨੂ ਸੈਂ 
ਹਵੀਯਾਂ 
ਸੰਗ ਫਿਰੀ ਤੁਮਰੇ ਹਰਿ ਖੇਲਤ ਸ੍ਯਾਮ ਕਹੇ ਕਬਿ ਆਨੰਦ ਭੀਨੀ। 
ਲੋਗਨ ਕੋ_ਉਪਹਾਸ ਸਹਿਯੋ_ਤੁਹਿ ਮੂਰਤਿ ਚੀਨ ਕੈ ਅਉਰ ਨ_ਚੀਨੀ। 
ਹੇਤ ਕਰਿਯੋ ਅਤਿ ਹੀ ਤੁਮ ਸੋ ਤੁਮ ਹੁੰ ਤਜਿ ਹੇਤ ਦਸਾ ਇਹ ਕੀਨੀ। 


ਪ੍ਰੀਤਿ ਕਰੀ ਸੰਗ ਅਉਰ ਤ੍ਰੀਯਾ ਕਹਿ ਸਾਸ ਲਯੋ _ਅਖੀਯਾ ਭਰ _ਲੀਨੀ। ੭੩੨। 


ਕਾਨੂ ਲੇ ਝਾਲਾ 
ਮਾਵੀੰਯਾ 
ਮੇਰੋ ਘਨੋ ਹਿਤ ਹੈ ਤੁਮ ਸੋ _ਸਖੀ ਅਉਰ ਕਿਸੀ ਨਹਿ ਗ੍ਰਾਰਨਿ ਮਾਹੀ। 
ਤੇਰੇ ਖਰੇ ਤੁਹਿ ਦੇਖਤ ਹੋ ਬਿਨ ਤ੍ਰੈ ਤੁਹਿ ਮੂਰਤਿ ਕੀ ਪਰਛਾਹੀ। 
ਯੋ ਕਹਿ ਕਾਨ੍ਹ ਗਹੀ ਬਹੀਯਾ ਚਲੀਯੈ ਹਮ ਸੋ ਬਨ ਮੈ ਸੁਖ ਪਾਹੀ। 
ਹ ਹਾ ਚਲੁ ਮੇਰੀ ਸਹੁੰ" ਮੇਰੀ ਸਹੁੰ ਮੇਰੀ ਸਹੁੰ ਤੇਰੀ ਸਹੁੰ ਤੇਰੀ ਸਹੁੰ ਨਾਹੀ ਜੂ ਨਾਹੀ। ੭੩੩। 


ਯੌ ਕਹਿ ਕਾਨ੍ਹ ਗਹੀ ਬਿਹੀਯਾ ਤਿਹੂ ਲੋਗਨ ਕੋ _ਭੁਗੀਯਾ ਰਸ ਜੋ 
ਕੇਹਰਿ ਸੀ ਜਿਹ ਕੀ ਕਟਿ ਹੈ ਜਿਹ ਆਨਨ ਧੈ ਸਸਿ ਕੋਟਿਕ ਕੋ 
ਐਸੋ ਕਹਿਯੋ ਚਲੀਯੈ ਹਮਰੇ ਸੈਗਿ ਜੋ ਸਭ ਗ੍ਰਾਰਨਿ ਕੋ ਮਨ ਮੋਹੈ। 
ਯੌ _ਕਹਿ ਕਾਹੇ ਕਰੋ ਬਿਨਤੀ ਸੁਨ ਕੈ ਤੁਹਿ ਲਾਲ ਹੀਐ ਮਧਿ ਜੋ ਹੈ। ੭੩੪। 


ਹੈ। 
ਹੈ। 


ਕਾਹੇ ਉਰਾਹਨ ਦੇਤ ਸਖੀ _ਕਹਿਯੋ ਪ੍ਰੀਤ ਘਨੀ ਹਮਰੀ ਸੰਗ ਤੇਰੇ। 
ਨਾਹਕ ਤੂੰ ਭਰਮੀ ਮਨ ਮੈ ਕਛੁ ਬਾਤ ਨ ਚੰਦ੍ਰਭਗਾ ਮਨਿ _ਮੇਰੇ। 
ਤਾ ਤੇ ਉਠੋਂ ਤਜਿ ਮਾਨ ਸਭੈ ਚ਼ਲਿ ਖੇਲਹਿੰ ਧੈ ਜਮੁਨਾ ਤਟਿ_ਕੇਰੇ। 
ਮਾਨਤ ਹੈ ਨਹਿ ਬਾਤ _ਹਠੀ ਬਿਰਹਾਤੁਰ ਹੈ ਬਿਰਹੀ ਜਨ ਟੇਰੇ। ੭੩੫। 


ਤ੍ਯਾਗ ਕਹਿਯੋ ਅਬ ਮਾਨ ਸਖੀ ਹਮ ਹੂੰ ਤੁਮ ਹੂੰ ਬਨ ਬੀਚ ਪਧਾਰੈ। 
ਨਾਹਕ ਹੀ ਤੂ ਰਿਸੀ ਮਨ ਮੈ ਨਹੀ ਆਨ ਤ੍ਰੀਯਾ ਮਨ ਬਾਤ ਹਮਾਰੈ। 
ਤਾ ਤੇ ਅਸੋਕ ਕੇ ਸਾਥ ਸੁਨੋ ਬਲਿ ਤੀਰ ਨਦੀ ਸਭ ਸੋਕਹਿ ਡਾਰੈ। 


ਯਾ ਤੇ ਨ ਅਉਰ ਭਲੀ ਕਛੁ ਹੈ ਮਿਲਿ ਕੈ ਹਮ ਮੈਨ ਕੋ ਮਾਨ ਨਿਵਾਰੈ। ੭੩੬। 


ਕਾਨ੍ਹ _ਰਸਾਤਰ ਹ੍ਹੈ ਅਤਿ ਹੀ ਬ੍ਰਿਖਭਾਨ ਸੁਤਾ ਢਿਗ ਬਾਤ _ਉਚਾਰੀ। 
ਤਾਹਿ ਮਨੀ ਹਰਿ ਬਾਤ ਸੋਊ ਤਿਨ ਮਾਨ ਕੀ ਬਾਤ ਬਿਦਾ ਕਰਿ ਡਾਰੀ। 


ਦ, 


%. 'ਸੋੱ 


ਕ੍ਰਿਸਨਾਵਤਾਰ ੨੪੯ 


ਰਾਧਾ ਨੇ ਨੰ /ਨੈਸ਼ਨ ਨੂੰ /ਕੈਹਾ -- 
ਮਾਵੀਲ” 

ਕਵੀ _ਸ਼ਿਆਮ _ਕਹਿੰਦੇ ਹਨ, (ਰਾਧਾ _ਕਹਿਣ ਲਗੀ) ਹੇ ਸ੍ਰੀ ਕ੍ਰਿਸ਼ਨ! ਮੈਂ ਆਨੰਦ 
ਨਾਲ _ਭਰੀ ਹੋਈ ਤੁਹਾਡੇ ਨਾਲ ਖੇਡਦੀ ਫਿਰੀ। ਲੋਕਾਂ ਦੇ ਮਖੌਲ ਅਤੇ _ਤਾਹਨੇ ਸਹੇ, (ਪਰ) 
ਤੇਰਾ ਸਰੂਪ ਜਾਣ ਕੇ ਫਿਰ ਹੋਰ ਕਿਸੇ ਦਾ (ਸਰੂਪ) ਨਹੀਂ _ਪਛਾਣਿਆ। (ਮੈਂ) ਤੁਹਾਡੇ ਨਾਲ 
ਅਤਿ ਅਧਿਕ ਪ੍ਰੇਮ ਕੀਤਾ, (ਪਰ) ਤੁਸਾਂ ਹੀ (ਮੈਨੂੰ) ਛਡ ਕੇ ਅਜਿਹੀ ਹਾਲਤ _ਕੀਤੀ ਹੈ। 
“ਹੋਰ ਇਸਤਰੀ ਨਾਲ ਪ੍ਰੀਤ ਪਾ ਲਈ ਹੈ`--(ਇਹ) ਕਹਿ ਕੇ ਹੌਕਾ ਭਰਿਆ ਅਤੇ (ਹੰਝੂਆਂ 
ਨਾਲ) ਅੱਖਾਂ ਭਰ _ ਲਈਆਂ।੭੩੨। 


/ਕ੍ਰੈਸ਼ਨ ਨੰ /ਕੈਹਾ-- 
ਮਾਵੀਯ” 

ਹੇ ਸਖੀ! ਮੇਰਾ ਤੇਰੇ ਨਾਲ ਬਹੁਤ ਪਿਆਰ ਹੈ ਅਤੇ ਹੋਰ ਕਿਸੇ ਗੋਪੀ ਵਿਚ ਨਹੀਂ 
ਹੈ। ਤੇਰੇ _ਖੜੋਤਿਆਂ ਤਾਂ ਤੈਨੂੰ ਵੇਖਦਾ ਹਾਂ, ਤੇਰੇ _ਬਿਨਾ _ਤੇਰੀ _ਮੂਰਤ ਦੀ _ਪਰਛਾਈ ਨੂੰ 
(ਵੇਖਦਾ ਹਾਂ)। ਇਸ ਤਰ੍ਹਾਂ ਕਹਿ ਕੇ ਕ੍ਰਿਸ਼ਨ ਨੇ (ਰਾਧਾ ਦੀ) ਬਾਂਹ ਪਕੜ _ਲਈ (ਅਤੇ 
ਕਿਹਾ) ਮੇਰੇ ਨਾਲ ਚਲ, _ਬਨ _ਵਿਚ ਸੁਖ ਪਾਵਾਂਗੇ। _ਹਾਏ ਨੀ _ਚਲ, (ਤੈਨੂੰ) ਮੇਰੀ ਸੌਂਹ, 
ਮੇਰੀ ਸੌਂਹ, ਮੇਰੀ ਸੌਂਹ। (ਅਗੋਂ ਰਾਧਾ ਨੇ _ਕਿਹਾ--) (ਮੈਨੂੰ) ਤੇਰੀ ਸੌਂਹ, ਤੇਰੀ ਸੌਂਹ, ਨਹੀਂ 
ਜੀ ਨਹੀ _(ਜਾਵਾਂਗੀ)।੭੩੩। 

ਇਸ ਤਰ੍ਹਾਂ ਕਹਿ ਕੇ ਕਾਨ੍ਹ ਨੇ (ਰਾਧਾ ਦੀ _) ਬਾਂਹ ਫੜ ਲਈ, ਜੋ_ ਤਿੰਨਾਂ ਲੋਕਾਂ 
ਦੇ ਰਸ ਨੂੰ ਭੋਗਣ ਵਾਲਾ ਹੈ। ਜਿਸ ਦਾ ਲਕ ਸ਼ੇਰ ਵਰਗਾ ਹੈ ਅਤੇ ਜਿਸ ਦੇ ਮੁਖ ਸਾਹਮਣੇ 
ਕਰੋੜਾਂ _ਚੰਦੂਮੇ ਕੀ _ਹਨ। (ਫਿਰ) ਉਸ ਨੇ ਇਸ ਤਰ੍ਹਾਂ ਕਿਹਾ--ਮੇਰੇ ਨਾਲ ਚਲ, ਜੋ ਸਾਰੀਆਂ 
ਗੋਪੀਆਂ ਦੇ ਮਨ ਨੂੰ ਮੋਹਿਤ ਕਰਨ _ਵਾਲਾ _ਹੈ। (ਫਿਰ ਰਾਧਾ ਨੇ _ਕਿਹਾ--) ਇਸ ਤਰ੍ਹਾਂ 
ਕਹਿ ਕੇ ਕਿਉਂ ਤਰਲੇ ਕਰ ਰਹੇ ਹੋ। ਹੇ ਲਾਲ! ਸੁਣੋਂ, ਜੋ ਗੱਲ ਤੁਹਾਡੇ ਦਿਲ ਵਿਚ ਹੈ 
(ਉਹ _ ਮੈਂ `ਭਾਂਪ ਗਈ _ਹਾਂ)।੭੩੪। 

(ਫਿਰ ਕ੍ਰਿਸ਼ਨ ਨੇ) ਕਿਹਾ-- ਹੇ ਸਖੀ! ਕਿਉਂ ਉਲਾਂਭੇ ਦਿੰਦੀ ਹੈਂ, ਮੇਰੀ ਤੇਰੇ ਨਾਲ 
ਘਨੇਰੀ ਪ੍ਰੀਤ ਹੈ। ਤੂੰ ਵਿਅਰਥ _ਵਿਚ ਮਨ ਵਿਚ ਭਰਮਾ ਗਈ ਹੈਂ, ਮੇਰੇ ਮਨ ਵਿਚ ਤਾਂ 
ਚੰਦੁਭਗਾ ਦੀ ਕੋਈ ਗੱਲ ਨਹੀਂ ਹੈ। ਇਸ ਕਰਕੇ ਉਠ, ਸਾਰੇ _ਰੋਸੇ ਨੂੰ ਛਡ ਦੇ ਅਤੇ ਚਲ 


ਜਮਨਾ _ਦੇ ਕੰਢੇ _ਉਤੇ _ਖੇਡੀਏ। _ਹਠੀਲੀ (ਰਾਧਾ) ਕੋਈ _ਗੌਲ ਨਹੀਂ _ਮੌਨਦੀ ਅਤੇ (ਕ੍ਰਿਸ਼ਨ) 
ਵਿਯੋਗ _ਨਾਲ _ਪੀੜਿਤ ਹੋ ਕੇ ਵਿਯੋਗੇ _ਹੋਏ ਵਿਅਕਤੀ ਵਾਂਗ _ਅਰਜ਼ਾਂ _ਕਰਦਾ _ਹੈ।੭੩੫। 


ਤੂੰ ਵਿਅਰਥ ਵਿਚ ਕ੍ਰੋਧ ਕਰ ਰਹੀ ਹੈਂ, ਮੇਰੇ ਮਨ ਵਿਚ ਕਿਸੇ ਹੋਰ ਇਸਤਰੀ ਦਾ ਖਿਆਲ 


ਤੋਂ 
ਕਾਮਦੇਵ _ਦੇ ਅਭਿਮਾਨ ਨੂੰ ਦੂਰ _ਕਰ _ਦੇਈਏ।੭੩੬। 


ਕਾਮ _ਕਰ ਕੇ ਆਤੁਰ ਹੋਏ ਕ੍ਰਿਸ਼ਨ ਨੇ _ਰਾਧਾ ਕੋਲ (ਇਹ) ਗੱਲ _ਕਹੀ। _ਉਸ 
(ਰਾਧਾ) ਨੇ ਕ੍ਰਿਸ਼ਨ ਦੀ ਗੱਲ ਮੰਨ ਲਈ ਅਤੇ (ਮਨ ਵਿਚੋਂ) ਰੋਸੇ ਦੀ ਗੱਲ ਨੂੰ ਦੂਰ ਕਰ 


੨੫0 ਸ੍ਰੀ _ਦਸਮ-ਗ੍ਰੰਥ _ਸਾਹਿਬ 


ਹਾਥਹਿ ਸੋ _ਬਹੀਆ ਗਹਿ _ਸ੍ਯਾਮ ਸੁ ਐਸੇ ਕਹਿਯੋ ਅਬ _ਖੇਲਹਿ ਯਾਰੀ। 
ਕਾਨ੍ਹ _ਕਹਿਯੋ ਤਬ ਰਾਧਕਾ ਸੋ_ਹਮਰੇ ਸੰਗ ਕੇਲ ਕਰੋ ਮੋਰੀ ਪਿਆਰੀ। ੭੩੭। 


ਰਾਧੇ ਲਾਲ ਕਾਨੂ ਸੈਂ 
ਹਵੀਯਾਂ 

ਯੌ ਸੁਨਿ ਕੈ ਬ੍ਰਿਖਭਾਨ ਸੁਤਾ ਨੰਦ ਲਾਲ _ਲਲਾ ਕਹੁ ਉਤਰ ਦੀਨੋ। 

ਤਾਹੀ ਸੋ ਬਾਤ ਕਰੋ ਹਰਿ ਜੂ ਜਿਹ ਕੇ ਸੰਗ ਨੇਹੁ ਘਨੋ ਤੁਮ ਕੀਨੋ। 

ਕਾਹੇ ਕਉ ਮੋਰੀ ਗਹੀ ਬਹੀਆ ਸੁ ਦੁਖਾਵਤ ਕਾਹੇ ਕਉ ਹੋ ਮੁਹਿ ਜੀ ਨੋ। 
ਯੌ ਕਹਿ ਬਾਤ ਭਰੀ ਅਖੀਆ ਕਰਿ ਕੈ ਦੁਖ ਸਾਸ ਉਸਾਸ ਸੁ ਲੀਨੋ। ੭੩੮। 
ਕੇਲ ਕਰੋ ਉਠਿ ਗ੍ਰਾਰਨਿ ਸੋ ਜਿਨਿ ਸੰਗ ਰਚਿਯੋ ਮਨ ਹੈ ਸੁ ਤੁਮਾਰੋ। 
ਸ੍ਰਾਸਨ ਲੈ _ਅਖੀਆ ਭਰ ਕੈ ਬ੍ਰਿਖਭਾਨ ਸੁਤਾ ਇਹ _ਭਾਤਿ ਉਚਾਰੋ। 

ਸੰਗ ਚਲੋ ਨਹਿ ਹਉ ਤੁਮਰੇ ਕਰਿ ਆਯੁਧ ਲੈ ਕਹਿਓ ਕਿਉ ਨਹੀ ਮਾਰੋ। 
ਸਾਚ ਕਹੋ ਤੁਮ ਸੋ _ਬਤੀਯਾ ਤਜਿ ਕੈ ਹਮ ਕੋ ਜਦੁਬੀਰ ਪਧਾਰੋ। ੭੩੯। 


ਕਾਨੂ ਲੂ ਛਲ ਰਾਧੇ ਸੋ 
ਹਾਵੀਯਾਂ 
ਸੰਗ ਚਲੋ ਹਮਰੇ ਉਠ ਕੈ ਸਖੀ ਮਾਨ ਕਛੁ ਮਨ ਮੈ ਨਹੀ ਆਨੋ। 
ਆਇ ਹੋ ਹਉ ਤਜਿ ਸੈਕਿ ਨਿਸੰਕ ਕਛੂ ਤਿਹ ਤੇ ਰਸ ਰੀਤਿ ਪਛਾਨੋ। 
ਮਿਤੁ ਕੇ ਬੇਚੇ ਕਿਧੌ ਬਿਕੀਯੈ ਇਹ ਸੁਉਨ ਸੁਨੋ ਸਖੀ ਪ੍ਰੀਤਿ ਕਹਾਨੋ। 
ਤਾ ਤੇ ਹਉ ਤੇਰੀ ਕਰੋਂ ਬਿਨਤੀ ਕਹਿਬੋਂ ਮਹਿ ਮਾਨਿ ਸਖੀ ਅਬ ਮਾਨੋ। ੭੪0। 


ਰਾਠੇ ਭਾ 

ਹਾਵੀਯਾਂ 
ਯੌ ਸੁਨਿ ਕੈ ਹਰਿ ਕੀ ਬਤੀਯਾ ਹਰਿ ਕੋ ਤਿਨ ਯਾ ਬਿਧਿ ਉਤਰ ਦੀਨੋ। 
ਪ੍ਰੀਤਿ ਰਹੀ ਹਮ ਸੋ ਤੁਮਰੀ ਕਹਾ ਯੌ ਕਹਿ ਕੈ ਦ੍ਰਿਗਿ ਬਾਰਿ ਭਰੀਨੋ। 
ਪ੍ਰੀਤਿ ਕਰੀ ਸੰਗ ਚੰਦੂਭਗਾ ਅਤਿ ਕੋਪ ਬਢਿਯੋ ਤਿਹ ਤੇ ਮੁਹਿ ਜੀ ਨੌ। 
ਯੌ ਕਹਿ ਕੈ ਭਰਿ ਸ੍ਹਾਸ ਲਯੋ ਕਬਿ ਸ੍ਯਾਮ ਕਹੈ ਅਤਿ ਹੀ ਕਪਟੀਨੋ। ੭੪੧। 


ਕ੍ਰੋਧ ਭਰੀ ਫਿਰਿ ਬੋਲਿ ਉਠੀ ਬ੍ਰਿਖਭਾਨੁ ਸੁਤਾ ਮੁਖ ਸੁੰਦਰ ਸਿਉ। 

ਤੁਮ ਸੋ ਹਮ ਸੋ ਰਸ ਕਉਨ ਰਹਿਯੋ ਕਬਿ ਸ੍ਯਾਮ ਕਹੈ ਬਿਧਿ ਕੋ ਪਹਿ ਜਿਉ। 
ਹਰਿ ਯੌ ਕਹੀ ਮੋ ਹਿਤ ਹੈ ਤੁਹਿ ਸੋ ਉਨਿ ਕੋਪਿ ਕਹਿਯੋ ਹਮ ਸੋ ਕਹੁ ਕਿਉ। 
ਤੁਮਰੇ ਸੈਗਿ ਕੇਲ ਕਰੇ ਬਨ ਮੈ ਸੁਨੀਯੈ ਬਤੀਯਾ ਹਮਰੀ ਬਲਿ ਇਉ। ੭੪੨। 


ਕ੍ਰਿਸਨਾਵਤਾਰ ੨੫੧ 


ਦਿੱਤਾ। (ਉਸ ਦੀ) ਬਾਂਹ ਹੱਥ ਨਾਲ ਪਕੜ ਕੇ ਕ੍ਰਿਸ਼ਨ 
(ਆ) ਹੁਣ ਯਾਰੀ” ਖੇਡੀਏ। ਤਦ (ਫਿਰ) ਕ੍ਰਿਸ਼ਨ ਨੇ 
ਮੇਰੇ _ਨਾਲ _ਕੇਲ _ਕਰ।੭੩੭। 
ਰਾਧਾ ਨੰ ਨਰੇਸ਼ ਨੂੰ /ਕੈਹਾ-- 
੭ਾਵੀਯਾ 
ਇਸ ਤਰ੍ਹਾਂ ਸੁਣ ਕੇ ਰਾਧਾ ਨੇ ਪਿਆਰੇ ਕ੍ਰਿਸ਼ਨ ਨੂੰ ਉੱਤਰ _ਦਿੱਤਾ। ਹੇ ਕ੍ਰਿਸ਼ਨ ਜੀ! 
ਉਸੇ _ਨਾਲ _ਗੱੌਲ ਕਰੋ, _ਜਿਸ _ਨਾਲ ਤੁਸੀਂ ਬਹੁਤ ਪ੍ਰੀਤ ਕੀਤੀ 
ਬਾਂਹ _ਫੜਦੇ ਹੋ ਅਤੇ _ਕਿਸ ਵਾਸਤੇ ਨੂ ਇਹ ਗੱਲ ਕਹਿ ਕੇ, 
ਅਖੀਆਂ (ਹੰਝੂਆਂ _ਨਾਲ) ਭਰ _ਲਈਆਂ ਅਤੇ ਦੁਖ _ਦਾ ਸਾਹ ਲੈ ਕੇ ਹੌਕਾ ਭਰਿਆ।੭੩੮। 
(ਫਿਰ ਕਹਿਣ _ਲਗੀ--) ਉਸ ਗੋਪੀ ਨਾਲ _ਕੇਲ ਕਰੋ, _ਜਿਸ _ਨਾਲ ਤੁਹਾਡਾ _ਮਨ 
ਰਚਿਆ ਹੋਇਆ ਹੈ। ਰਾਧਾ ਨੇ ਲੰਬੇ ਲੈ ਕੇ ਅਤੇ (ਹੰਝੂਆਂ _ਨਾਲ) ਅੱਖੀਆਂ _ਭਰ 
ਕੇ ਇਸ ਤਰ੍ਹਾਂ ਕਿਹਾ-- ਮੈਂ ਤੁਹਾਡੇ ਨਾਲ ਨਹੀਂ _ਚਲਾਂਗੀ, (ਭਾਵੇਂ) ਸ਼ਸਤੁ ਲੈ ਕੇ ਮਾਰ ਹੀ 
ਕਿਉਂ ਨ ਸੁਟੋ। (ਮੈਂ) ਤੁਹਾਨੂੰ ਸੋਚੀ ਗੱਲ ਕਹਿੰਦੀ ਹਾਂ _-- ਹੇ ਕ੍ਰਿਸ਼ਨ! ਮੈਨੂੰ ਛਡ ਕੇ ਚਲੇ 
ਜਾਓ।੭੩੯। 
/ਕੈਸ਼ਨ ਲੀਨੇ ਰਾਠਾ ਨੂੰ /ਕਹਾ-- 


੨ 
ਕੁ 
ਰੰ 


ਕੋ 
ਰੰ 
ਟ 


ਅਤੇ ਮਨ _ਵਿਚ ਬਿਲਕੁਲ ਰੋਸਾ ਨ __ਲਿਆ। 
ਤੇਰੇ ਪਾਸ ਆਇਆ ਹਾਂ, ਇਸ ਤੋਂ ਹੀ ਰਸ 
ਪਰੀਤ ਦੀ ਕਹਾਣੀ ਕੰਨਾਂ ਨਾਲ ਸੁਣ, ਮਿਤਰ 
ਸਿਰੇ ਚੜ੍ਹ _ਸਕਦਾ ਹੋਵੇ) ਇਸ ਲਈ ਮੈਂ 


ਰਹ 


ਤੈਨੂੰ ਬੇਨਤੀ ਕਰਦਾ ਹਾਂ -- ਹੇ ਸਖੀ! ਮੇਰਾ ਕਿਹਾ ਮੰਨ ਲੈ, ਹੁਣ (ਅਵੱਸ਼) ਮੌਨ ਲੈ।੭੪0। 


ਇਸ ਤਰ੍ਹਾਂ ਕ੍ਰਿਸ਼ਨ ਦੀ ਗੱਲ ਸੁਣ ਕੇ (ਰਾਧਾ ਨੇ) ਕ੍ਰਿਸ਼ਨ ਨੂੰ ਇਸ 
ਜਵਾਬ _ਦਿੱਤਾ। ਮੇਰੇ _ਨਾਲ ਹੁਣ ਤੁਹਾਡੀ ਪ੍ਰੀਤ ਕਿਥੇ _ਰਹੀ ਹੈ। _ਇਸ ਤਰ੍ਹਾਂ 
ਔਖੀਆਂ _ਵਿਚ _ਜਲ _ਭਰ _ਗਿਆ। (ਤੁਸੀਂ) _ਚੰਦੂਭਗਾ _ਨਾਲ ਪ੍ਰੀਤ _ਕੀਤੀ ਹੈ, 
ਕੇ ਮੇਰੇ ਮਨ ਵਿਚ ਬਹੁਤ ਕ੍ਰੋਧ ਵਧ _ਗਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ 
ਕਹਿ ਕੇ (ਉਸ ਨੇ) ਹੌਕਾ ਲਿਆ, ਜੋ ਬਹੁਤ _ਫਰੇਬਣ _ਹੈ।੭੪੧। 

ਕਰੋਧ ਨਾਲ ਭਰੀ ਹੋਈ ਰਾਧਾ ਫਿਰ ਆਪਣੇ ਸੁੰਦਰ ਮੁਖ _ਨਾਲ ਬੋਲ ਪਈ। ਤੁਹਾਡਾ 
ਮੇਰੇ ਨਾਲ _ਕਿਹੜਾ (ਪ੍ਰੇਮ) ਰਸ _ਰਹਿ ਗਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਕਿਹੜੀ 
ਬਿਧੀ ਨਾਲ ਰਹਿ ਗਿਆ ਹੈ, (ਦਸੋ)। ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, ਮੇਰਾ ਹਿਤ ਤੇਰੇ ਨਾਲ 
ਹੈ। (ਉੱਤਰ ਵਿਚ) ਉਸ (ਰਾਧਾ) ਨੇ ਕ੍ਰੋਧਿਤ ਹੋ ਕੇ ਕਿਹਾ--ਮੇਰੇ ਨਾਲ, ਦਸੋ ਕਿਵੇਂ _ਹੈ। 
(ਕ੍ਰਿਸ਼ਨ ਨੇ _ਕਿਹਾ--)ਹੇ ਬਲ੍ਹੀਏ! ਮੇਰੀ ਗੌਲ ਸੁਣ, (ਮੈਂ) ਤੇਰੇ ਨਾਲ _ਬਨ _ਵਿਚ ਕੇਲ-ਕ੍ਰੀੜਾ 
ਕੀਤੀ ਹੈ, _ਇਸ ਤਰ੍ਹਾਂ (ਮੈਂ ਤੇਰੇ _ਨਾਲ _ਪਿਆਰ _ਕੀਤਾ _ਹੈ)।੭੪੨। 


ਸੀ _ਦਸਮ-ਗ੍ਰੰਥ _ਸਾਹਿਬ 


ਕਾਨੂ ਲੂ ਝਚ ਰਾਹੇ ਸੋ 
ਹਵੀਯਾਂ 
ਮੋਹਿਯੋ ਹਉ ਤੇਰੋ ਸਖੀ ਚਲਿਬੋ ਪਿਖਿ ਮੋਹਿਯੋ ਸੁ ਹਉ ਦ੍ਰਿਗ ਪੇਖਤ ਤੇਰੇ। 
ਮੋਹਿ ਰਹਿਯੋ ਅਲਕੈ ਤੁਮਰੀ ਪਿਖਿ ਜਾਤ ਗਯੋ ਤਜਿ ਯਾ ਨਹੀ ਡੇਰੇ। 
ਮੋਹਿ ਰਹਿਯੋ ਤੁਹਿ ਅੰਗ ਨਿਹਾਰਤ ਪ੍ਰੀਤਿ ਬਢੀ ਤਿਹ ਤੇ ਮਨ ਮੇਰੇ। 
ਮੋਹਿ ਰਹਿਯੋ ਮੁਖ ਤੇਰੋ ਨਿਹਾਰਤ ਜਿਉ ਗਨ ਚੰਦ ਚਕੋਰਨ ਹੇਰੇ। ੭੪੩। 


ਤਾ ਤੇ ਨ ਮਾਨ ਕਰੋ ਸਜਨੀ ਮੁਹਿ ਸੰਗ ਚਲੋ ਉਠ ਕੈ ਅਬ ਹੀ। 

ਹਮਰੀ ਤੁਮ ਸੋ ਸਖੀ ਪ੍ਰੀਤਿ ਘਨੀ ਕੁਪਿ ਬਾਤ ਕਹੋ ਤਜਿ ਕੈ ਸਬ ਹੀ। 

ਤਿਹ ਤੇ ਇਹ ਛੁਦੂਨ ਬਾਤ ਕੀ ਰੀਤਿ ਕਹਿਯੋ ਨ ਅਰੀ ਤੁਮ ਕੋ ਫਬ ਹੀ। 
ਤਿਹ ਤੇ ਸੁਨ ਮੋ ਬਿਨਤੀ ਚਲੀਯੈ ਇਹ ਕਾਜ ਕੀਏ ਨ ਕਛੂ ਲਭ ਹੀ। ੭੪੪। 


ਅਤਿ ਹੀ ਜਬ ਕਾਨ੍ਹ ਕਰੀ ਬਿਨਤੀ ਤਬ ਹੀ ਮਨ ਰੰਚ ਤ੍ਰੀਯਾ ਸੋਊ ਮਾਨੀ। 
ਦੂਰ ਕਰੀ ਮਨ ਕੀ ਗਨਤੀ ਜਬ ਹੀ ਹਰਿ ਕੀ ਤਿਨ ਪ੍ਰੀਤਿ ਪਛਾਨੀ। 

ਤਉ ਇਮ ਉਤਰ ਦੇਤ ਭਈ ਜੋਊ ਸੁੰਦਰਤਾ ਮਹਿ ਤ੍ਰੀਯਨ ਰਾਨੀ। 

ਤ੍ਯਾਗ ਦਈ ਦੁਚਿਤਈ ਮਨ ਕੀ ਹਰਿ ਸੋ ਰਸ ਬਾਤਨ ਸੋ ਨਿਜ ਕਾਨੀ। ੭੪੫। 


ਮੋਹਿ ਕਹੋ ਚਲੀਯੈ ਹਮਰੇ ਸੰਗ ਜਾਨਤ ਹੋ ਰਸ ਸਾਥ ਛਰੋਂਗੇ। 

ਰਾਸ ਬਿਖੈ ਹਮ ਕੋ ਸੰਗ ਲੈ ਸਖੀ ਜਾਨਤ ਗ੍ਰਾਰਨਿ ਸੰਗ ਅਰੋਂਗੇ। 

ਹਉ ਨਹੀ ਹਾਰਿ ਹਉ ਧੈ ਤੁਮਤੇ ਤੁਮ ਹੀ ਹਮ ਤੇ ਹਰਿ ਹਾਰਿ ਪਰੋਗੇ। 
ਏਕ ਨ ਜਾਨਤ ਕੁੰਜ ਗਲੀਨ _ਲਵਾਇ _ਕਹਿਯੋ ਕਛੁ _ਕਾਜੁ _ਕਰੋਗੇ। ੭੪੬। 


ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ ਅਤਿ ਜੋ ਹਰਿ ਕੇ ਰਸ ਭੀਤਰ ਭੀਨੀ। 
ਰੀ ਬ੍ਰਿਜਨਾਥ _ਕਹਿਯੋ ਹਸਿ ਕੈ ਛੜਿ ਦਾਤਨ ਕੀ ਅਤਿ ਸੁੰਦਰ ਚੀਨੀ। 
ਤਾ ਛਬਿ ਕੀ ਅਤਿ ਹੀ ਉਪਮਾ ਮਨ ਮੈ ਜੁ ਭਈ ਕਬਿ ਕੇ ਸੋਊ ਕੀਨੀ। 
ਜਿਉ ਘਨ ਬੀਚ _ਲਸੈ ਚਪਲਾ ਤਿਹ ਕੋ ਠਗ ਕੈ ਠਗਨੀ ਠਗ _ਲੀਨੀ। ੭੪੭। 


ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ ਅਤਿ ਜੋ ਹਰਿ ਕੇ ਰਸ ਭੀਤਰ _ਭੀਨੀ। 

ਬੀਚ ਹੁਲਾਸ ਬਢਿਯੋ ਮਨ ਕੈ ਜਬ ਕਾਨ ਕੀ ਬਾਤ ਸਭੈ ਮਨਿ _ਲੀਨੀ। 

ਕੁੰਜ ਗਲੀਨ ਮੈ _ਖੇਲਹਿੰਗੇ ਹਰਿ ਕੇ ਤਿਨ ਸੰਗ _ਕਹਿਯੋ ਸੋਊ ਕੀਨੀ। 

ਯੌ _ਹਸਿ ਬਾਤ ਨਿਸੰਗ _ਕਹਿਯੋ ਮਨ ਕੀ ਦੁਚਿਤਾਈ ਸਭ ਹੀ ਤਜਿ ਦੀਨੀ। ੭੪੮। 


ਕ੍ਰਿਸਨਾਵਤਾਰ ੨੫੩ 


ਨੂੰ ਛਡ ਕੇ ਭੇਰੇ ਜਾਇਆ ਜਾਂਦਾ। ਤੇਰੇ ਸ਼ ਨੂੰ 
ਇਸੇ ਕਰ ਕੇ ਮੇਰੇ ਮਨ ਵਿਚ ਪ੍ਰੀਤ ਵਧ ਗਈ ਹੈ। ਮੈਂ ਤੇਰਾ ਮੁਖ ਵੇਖ ਕੇ ਮੋਹਿਆ ਗਿਆ 
ਹਾਂ, ਜਿਉਂ _ਚਕੋਰਾਂ _ਦੀ _ਡਾਰ _ਚੰਦੂਮਾ _ਨੂੰ ਵੇਖਦੀ ਰਹਿੰਦੀ _ਹੈ।੭੪੩। 

ਇਸ ਕਰ ਕੇ ਹੇ ਸਜਨੀ! ਰੋਸਾ ਨ ਕਰ, ਹੁਣ ਹੀ ਉਠ ਕੇ ਮੇਰੇ ਨਾਲ ਚਲ। ਹੇ 
ਸਖੀ! ਮੇਰੀ ਤੇਰੇ ਨਾਲ ਡੂੰਘੀ ਪੀਤ ਹੈ, ਸਾਰਾ ਕ੍ਰੋਧ ਤਿਆਗ ਕੇ ਗੱਲ _ਕਰ। _ਉਸ (ਰੋਸੇ) 
ਕਰ ਕੇ ਕਿਹਾ ਹੈ ਕਿ ਇਹ ਘਟੀਆ ਗੱਲ ਦੀ ਰੀਤ ਹੈ, ਤੈਨੂੰ ਅੜੀਏ _ਸੋਭਦੀ ਨਹੀਂ। 
ਇਸ ਕਰ ਕੇ ਮੇਰੀ ਬੇਨਤੀ ਸੁਣ, ਚਲ; ਇਸ ਤਰ੍ਹਾਂ ਦਾ ਕੰਮ ਕਰਨ _ਨਾਲ ਕੁਝ ਨਹੀਂ 
ਲਭਣਾ।੭੪੪। 


ਪਛਾਣ (ਤਾਂ) ਦੀ ਦੁਬਿਧਾ ਉਂ ਹਾਂ ਉ 
ਦੇਣ ਲਗੀ ਜੋ ਸੁੰਦਰਤਾ ਵਿਚ ਇਸਤਰੀਆਂ _ਦੀ ਰਾਣੀ ਹੈ। (ਉਸ ਨੇ) ਮਨ ਦੀ ਦੁਚਿਤੀ 
ਨੂੰ ਤਿਆਗ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਨਾਲ (ਪ੍ਰੇਮ) ਰਸ ਦੀ ਗੱਲ ਕਰ ਕੇ ਨੇੜ ਪ੍ਰਾਪਤ 


ਮੈਨੂੰ ਕਹਿੰਦੇ ਹੋ--ਮੇਰੇ ਨਾਲ _ਚਲ। (ਮੈਂ) ਜਾਣਦੀ ਹਾਂ (ਤੁਸੀਂ) ਪ੍ਰੇਮ-ਰਸ ਨਾਲ ਛਲ 
ਜਾਓਗੇ। _ਰਾਸ _ਵਿਚ ਮੈਨੂੰ ਸਖੀ ਵਜੋਂ ਨਾਲ _ਲੈ (ਜਾਓਗੇ, _ਪਰ ਮੈਂ ਚੰਗੀ ਤਰ੍ਹਾਂ) ਜਾਣਦੀ 
ਹਾਂ (ਹੋਰ ਕਿਸੇ) ਗੋਪੀ ਨਾਲ _ਅਟਕ _ਜਾਓਗੇ। ਮੈਂ ਤੁਹਾਡੇ ਤੋਂ ਕਿਸੇ ਤਰ੍ਹਾਂ ਵੀ ਨਹੀਂ 
ਹਾਰਾਂਗੀ, ਹੇ ਕ੍ਰਿਸ਼ਨ! ਤੁਸੀਂ _ਹੀ ਮੇਰੇ ਅਗੇ _ਹਾਰ _ਜਾਓਗੇ। _(ਜਿਨ੍ਹਾਂ) _ਕੁੰਜ-ਗਲੀਆਂ ਵਿਚੋਂ 
(ਜੋ) ਇਕ (ਮੈਂ) ਨਹੀਂ ਜਾਣਦੀ, (ਮੈਂ ਸੋਚ) ਕਹਿੰਦੀ ਹਾਂ, ਉਥੇ ਲੈ ਜਾ ਕੇ (ਆਪਣਾ ਹੀ) 
ਕੁਝ ਕੰਮ ਕਰੋਗੇ।੭੪੬। 


ਭੇ ਭੋ% 
ਭੂ 
੩ ਗੂ ਝ ” 


“ ਤੇ' ਗ੍ਰੈ 
ਰੈ 
ਹੂ 
ਕੋ 

ਭੀ 
ਚ 
ਹੈਂ 


ਸੀ _ਦਸਮ-ਗ੍ਰੰਥ _ਸਾਹਿਬ 


ਦੋਊ ਜਉ ਹਸਿ ਬਾਤਨ ਸੰਗ ਢਰੇ ਤੁ _ਹੁਲਾਸ ਬਿਲਾਸ ਬਢੇ ਸਗਰੇ। 
ਹਸਿ ਕੰਠ ਲਗਾਇ ਲਈ ਲਲਨਾ ਗਹਿ _ਗਾੜੇ ਅਨੰਗ ਤੇ ਅੰਕ ਭਰੇ। 
ਤਰਕੀ ਹੈ ਤਨੀ ਦਰਕੀ ਅੰਗੀਆ ਗਰ ਮਾਲ ਤੇ ਟੂਟ ਕੈ ਲਾਲ ਪਰੇ। 
ਪੀਯ ਕੇ ਮਿਲਏ ਤ੍ਰੀਯ ਕੇ ਹੀਯ ਤੇ _ਅੰਗਰਾ _ਬਿਰਹਾਗਨਿ ਕੇ ਨਿਕਰੇ। ੭੪੯। 


ਹਰਿ ਰਾਧਿਕਾ ਸੈਗਿ ਚਲੇ ਬਨ ਲੈ ਕਬਿ ਸ੍ਯਾਮ ਕਹੈ ਮਨਿ ਆਨੰਦ ਪਾਯੋ। 
ਕੰਜ ਗਲੀਨ ਮੈ ਕੇਲ ਕਰੇ ਮਨ ਕੋ ਸਭ ਸੋਕ ਹੁਤੋ ਬਿਸਰਾਯੋ। 

ਤਾਹੀ ਕਥਾ ਕੌ _ਕਿਧੌ ਜਗ ਮੈ ਮਨ ਮੈ ਸੁਕ ਆਦਿਕ ਗਾਇ ਸੁਨਾਯੋ। 
ਜੋਊ ਸੁਨੈ ਸੋਊ ਰੀਝ ਰਹੈ ਜਿਹ ਕੇ ਸਭ ਹੀ ਧਰਿ ਮੈ ਜਸੁ ਛਾਯੋ। ੭੫0। 


ਕਾਨੂ ਲੂ ਛਲ ਰਾਧੇ ਸੋ 
ਹਵੀਯਾਂ 
ਹਰਿ ਜੂ ਇਮ ਰਾਧਿਕਾ ਸੈਗਿ ਕਹੀ ਜਮੁਨਾ ਮੈ ਤਰੋ ਤੁਮ ਕੋ ਗਹਿ ਹੈ। 
ਜਲ ਮੈ ਹਮ ਕੇਲ ਕਰੈ ਗੈ ਸੁਨੋ ਰਸ ਬਾਤ ਸਭੈ ਸੁ ਤਹਾ ਕਹਿ ਹੈ। 
ਜਿਹ ਓਰ ਨਿਹਾਰ ਬਧੂ ਬ੍ਰਿਜ ਕੀ ਲਲਚਾਇ ਮਨੈ ਪਿਖਿਬੋ ਚਹਿ ਹੈ। 
ਪਹੁਚੈਗੀ ਨਹਿ ਤਹ ਗ੍ਰਾਰਨਿ ਏ ਹਮ ਹੂੰ ਤੁਮ ਰੀਝਤ ਹਾਰਹਿ ਹੈ। ੭੫੧। 


ਬ੍ਰਿਖਭਾਨ ਸੁਤਾ ਹਰਿ ਕੇ ਮੁਖ ਤੇ ਜਲ ਪੈਠਨ ਕੀ ਬਤੀਯਾ ਸੁਨਿ ਪਾਈ। 
ਧਾਇ ਕੈ ਜਾਇ ਪਰੀ ਸਰ ਮੈ ਕਰਿ ਕੈ ਅਤਿ ਹੀ ਬ੍ਰਿਜਨਾਥਿ ਬਡਾਈ। 
ਤਾਹੀ ਕੇ ਪਾਛੈ ਤੇ ਸ੍ਯਾਮ ਪਰੇ ਕਬਿ ਕੇ ਮਨ ਮੈ ਉਪਮਾ ਇਹ ਆਈ। 
ਮਾਨਹੁ ਸਯਾਮ ਜੂ ਬਾਜ ਪਰਿਯੋ_ਪਿਖਿ ਕੈ ਬ੍ਰਿਜ ਨਾਰਿ ਕੋ ਜਿਉ ਮੁਰਗਾਈ। ੭੫੨। 


ਬ੍ਰਿਜਨਾਥ ਤਬੈ ਧਸਿ ਕੈ ਜਲਿ ਮੈ ਬ੍ਰਿਜ ਨਾਰਿ ਸੋਊ ਤਬ ਜਾਇ ਗਹੀ। 

ਹਰਿ ਕੋ ਤਨ ਭੇਟ ਹੁਲਾਸ ਬਢਿਯੋ ਗਿਨਤੀ ਮਨ ਕੀ ਜਲ ਭਾਤਿ ਬਹੀ। 
ਜੋਊ ਆਨੰਦ ਬੀਚ ਬਢਿਯੋ ਮਨ ਕੈ ਕਬਿ ਤਉ ਮੁਖ ਤੇ ਕਥਾ ਭਾਖਿ ਕਹੀ। 
ਪਿਖਿਯੋ ਜਿਨ ਹੂੰ ਸੋਊ ਰੀਝ ਰਹਿਯੋ _ਪਿਖਿ ਕੈ ਜਮੁਨਾ ਜਿਹ ਰੀਝ ਰਹੀ। ੭੫੩। 


ਜਲ ਤੇ ਕਢਿ ਕੈ ਫਿਰਿ ਗ੍ਰਾਰਨਿ ਸੋ ਕਬਿ ਸ੍ਯਾਮ ਕਹੈ ਫਿਰਿ ਰਾਸ ਮਚਾਯੋ। 
ਗਾਵਤ _ਭੀ _ਬ੍ਰਿਖਭਾਨ ਸੁਤਾ ਅਤਿ ਹੀ ਮਨ ਭੀਤਰ ਆਨੰਦ ਪਾਯੋ। 
ਬ੍ਰਿਜ ਨਾਰਿਨ ਸੋ ਮਿਲ ਕੈ ਬ੍ਰਿਜਨਾਥ ਜੂ ਸਾਰੰਗ ਮੈ ਇਕ ਤਾਨ ਬਸਾਯੋ। 


੨ 


ਸੋ_ਸੁਨ ਕੈ ਮ੍ਰਿਗ ਆਵਤ ਧਾਵਤ ਗ੍ਰਾਰਨੀਆ ਸੁਨ ਕੈ ਸੁਖੁ ਪਾਯੋ। ੭੫੪। 


ਕ੍ਰਿਸਨਾਵਤਾਰ ੨੫੫ 


> 3 
ਘਐ 
ਕੀ 
ਰੰ 


ਧਰਤੀ _ਉਤੇ _ ਯਸ਼ _ਛਾਇਆ ਹੋਇਆ _ਹੈ।੭੫0। 
ਨ /ਕੈਸ਼ਨ ਨੇ ਰਾਧਾ ਨੂੰ /ਨਹਾ -- 


ਤੈਨੂੰ _(ਤਰਦੇ) ਫੜਾਂਗਾ। ਜਲ _ਵਿਚ (ਪ੍ਰੇਮ) ਰਸ ਖੇਡ _ਕਰਾਂਗੇ _ਅਤੇ ਸੁਣ, (ਪ੍ਰੇਮ) ਰਸ 
ਦੀਆਂ ਸਾਰੀਆਂ _ਗੌਲਾਂ ਤੈਨੂੰ ਉਥੇ ਹੀ __ਦਸਾਂਗਾ। (ਕਿਉਂਕਿ) ਜਿਸ ਪਾਸੇ ਵਲ (ਅਸੀਂ ਜਾਂਦੇ 
ਹਾਂ) ਬੂਜ _ਦੀਆਂ ਇਸਤਰੀਆਂ, _ਮਨ _ਵਿਚ _ਲਲਚਾ __ਕੇ _(ਸਾਨੂੰ) _ਵੇਖਣਾ _ਚਾਹੁੰਦੀਆਂ _ਹਨ। 
ਪਰ _ਇਹ _ਗੋਪੀਆਂ ਉਥੇ (ਜਲ _ਵਿਚ) ਨਹੀਂ ਪਹੁੰਚ ਸਕਣਗੀਆਂ, ਮੈ ਤੇ ਤੂੰ ਉਥੇ _ਬਹੁਤ 
ਆਨੰਦ ਮਾਣਾਂਗੇ।੭੫੧। 

(ਜਦ) ਰਾਧਾ ਨੇ ਸ੍ਰੀ ਕ੍ਰਿਸ਼ਨ ਦੇ ਮੁਖ ਤੋਂ ਜਲ ਵਿਚ ਪ੍ਰਵੇਸ਼ ਕਰਨ ਦੀ ਗੱਲ ਸੁਣ 
ਲਈ, (ਤਦ) ਸ੍ਰੀ ਕ੍ਰਿਸ਼ਨ ਦੀ ਬਹੁਤ ਵਡਿਆਈ ਕਰ ਕੇ ਭਜ ਕੇ ਸਰੋਵਰ (ਅਰਥਾਤ ਨਦੀ) 
ਵਿਚ ਜਾ ਪਈ। ਉਸ ਦੇ ਪਿਛੇ ਸ੍ਰੀ ਕ੍ਰਿਸ਼ਨ ਵੀ (ਕੁੱਦ ਕੇ) ਜਾ ਪਏ। (ਇਸ ਦ੍ਰਿਸ਼ ਨੂੰ 
ਵੇਖ ਕੇ) ਕਵੀ ਦੇ ਮਨ ਵਿਚ ਇਹ ਉਪਮਾ ਪੈਦਾ ਹੋਈ। (ਇੰਜ ਪੁਤੀਤ ਹੁੰਦਾ ਹੈ) ਮਾਨੋ 
ਬ੍ਰਜ ਦੀ ਇਸਤਰੀ ਨੂੰ ਮੁਰਗਾਬੀ ਵਾਂਗ ਵੇਖ ਕੇ ਕ੍ਰਿਸ਼ਨ ਰੂਪ ਬਾਜ਼ ਜਾ ਪਿਆ ਹੋਵੇ।੭੫੨। 


ਸੀ ਕ੍ਰਿਸ਼ਨ ਨੇ ਜਲ ਵਿਚ ਧਸ ਉਦੋਂ ਹੀ_ਰਾਧਾ ਨੂੰ ਜਾ ਕੇ ਪਕੜ _ਲਿਆ। 


ਦੂ 
ਰਾ 
1 
ਕੂ 
੩ 
ਭੈ ੫ 


ਉਸ 

(ਰਾਸ ਵਿਚ) ਗਾਉਣ ਲਗ _ਪਈ। _ਬੂਜ _ਦੀਆਂ ਇਸਤਰੀਆਂ _ਨਾਲ _ਮਿਲ 
ਨੇ ਸਾਰੰਗ (ਰਾਗ) ਦੀ ਇਕ ਤਰਜ਼ ਵਜਾਈ। _ਉਸ ਨੂੰ ਸੁਣ ਕੇ ਹਿਰਨ 
ਆਉਂਦੇ _ਹਨ ਅਤੇ _ਗੋਪੀਆਂ ਨੇ ਸੁਣ ਕੇ ਬਹੁਤ ਸੁਖ ਪ੍ਰਾਪਤ _ਕੀਤਾ _ਹੈ।੭੫੪। 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰ” 
ਸਤ੍ਹਹ ਸੈ ਪੈਤਾਲ ਮੈ ਕੀਨੀ ਕਥਾ _ਸੁਧਾਰ। 
ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ। ੭੫੫। 
ਬਿਨਤਿ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ। 
ਮੋ ਮਸਤਕ ਤਰ _ਪਗ ਸਦਾ ਰਹੈ ਦਾਸ ਕੇ ਭਾਇ। ੭੫੬। 

/ਇਤ ਤੀ ਦਸਮ ਨੈਕੰਧੇ ਘਰਾਣੇ ਲੰਚ ਨਾਟਕ ਯੁੱਲੇ _/ਉਸਨਾਵਤਾਨੇ 
ਨਾਸ਼ #ੰਡਲ _ਠਰਨਨੰ _/ਨ%/ਏ ਗਘਤਨ ਸਤ _ਨਭ# _ਅਸ੍ਤ/ 
ਸੁਦਰਸਨ ਨਾਮ _ਬੁਹਮਣੁ ਭੁਜੰਗ ਜੋਨ ਤੇ ਉਧਾਰ _ਕਰਨ ਕਥਨੰ” 
ਹਾਵੀਯ” 
ਦਿਨ ਪੂਜਾ ਕੋ ਆਇ ਲਗਿਯੋ ਤਿਹ ਕੋ ਜੋਊ ਗ੍ਰਾਰਨੀਯਾ ਅਤਿ ਕੈ ਹਿਤ ਸੇਵੀ। 
ਜਾ _ਰਿਪ ਸੁੰਭ ਨਿਸੁੰਭ ਮਰਿਯੋ ਕਬਿ ਸ੍ਯਾਮ ਕਹੈ ਜਗਮਾਤ _ਅਭੇਵੀ। 

ਨਾਸ ਭਏ ਜਗ ਮੈ ਜਨ ਸੋ ਜਿਨਹੂ ਮਨ ਮੈ ਕੁਪ ਕੈ ਨਹਿ ਸੇਵੀ। 
ਤਾਹੀ ਕੇ ਹੇਤ ਚਲੇ ਤਜਿ ਕੈ ਪੁਰਿ ਗ੍ਰਾਰਿਨ ਗੋਪ ਸੁ ਪੂਜਨ ਦੇਵੀ। ੭੫੭। 


ਆਠ ਭੁਜਾ ਜਿਹ ਕੀ ਜਗਿ ਮਾਲੂਮ ਸੁੰਭ _ਸੰਘਾਰਨਿ ਨਾਮ ਜਿਸੀ ਕੋ। 
ਸਾਧਨ _ਦੋਖਨ ਕੀ ਹਰਤਾ ਕਬਿ _ਸ੍ਯਾਮ ਨ ਮਾਨਤ ਤ੍ਰਾਸ ਕਿਸੀ ਕੋ। 
ਸਾਤ ਅਕਾਸ _ਪਤਾਲਨ _ਸਾਤਨ ਫੈਲ ਰਹਿਓ ਜਗਿ ਨਾਮੁ ਇਸੀ ਕੋ। 
ਤਾਹੀ ਕੋ ਪੂਜਨ ਦ੍ਯੋਸ ਲਗਿਓ ਸਭ _ਗੋਪ ਚਲੇ ਹਿਤ ਮਾਨਿ ਤਿਸੀ ਕੋ। ੭੫੮। 


ਦੰਹਰ” 
ਮਹਾਰੁਦੂ ਅਰੁ ਚੌਡਿ ਕੇ ਚਲੇ ਪੂਜਬੇ _ਕਾਜ। 
ਜਸੁਧਾ ਤ੍ਰੀਯਾ” _ਬਲਿਭਦੂ ਅਉ ਸੰਗ ਲੀਏ ਬ੍ਰਿਜਰਾਜ। _੭੫੯। 
ਯਾਵੀਯ” 
ਪੂਜਨ ਕਾਜ ਚਲੈ ਤਜ ਕੈ ਪੁਰ ਗੋਪ ਸਭੈ ਮਨ ਮੈ ਹਰਖੇ। 
ਗਹਿ ਅਛਤ ਧੂਪ _ਪਚਾਮ੍ਰਿਤ ਦੀਪਕ ਸਾਮੁਹੇ ਚੈਡਿ _ਸਿਵੈ ਸਰਖੇ। 
ਅਤਿ ਆਨੰਦ ਪ੍ਰਾਪਤਿ ਭੇ ਤਿਨ ਕੋ ਦੁਖ ਥੇ ਜੁ ਜਿਤੇ ਸਭ ਹੀ ਘਰਖੇ। 
ਕਬਿ ਸ੍ਯਾਮ ਅਹੀਰਨ ਕੇ ਜੁ _ਹੁਤੇ ਸੁਭ ਭਾਗ ਘਰੀ ਇਹ ਮੈ ਪਰਖੇ। ੭੬0। 


ਏਕ ਭੁਜੰਗਨ ਕਾਨ੍ਹ ਬਬਾ ਕਹੁ ਲੀਲ ਲਯੋ _ਤਨ ਨੈਕੁ ਨ ਛੋਰੈ। 
ਸ੍ਯਾਹ ਮਨੋ ਅਬਨੂਸਹਿ ਕੋ ਤਰੁ ਕੋਪ ਡਸਿਯੋ ਅਤਿ ਹੀ ਕਰਿ ਜੋਰੈ। 
ਜਿਉ ਪੁਰ ਕੇ ਜਨ ਲਾਤਨ ਮਾਰਤ ਜੋਰ ਕਰੈ ਅਤਿ ਹੀ ਝਕ ਝੋਰੈ। 
ਹਾਰਿ ਪਰੇ _ਸਭਨੋ ਮਿਲਿ ਕੈ ਤਬ ਕੂਕ ਕਰੀ ਭਗਵਾਨ ਕੀ ਓਰੈ। ੭੬੧। 


੧. ਕੁਝ _ਪੁਰਾਤਨ ਬੀੜਾਂ ਵਿਚ ਇਹ _ਉਕਤੀ ਨਹੀਂ _ਹੈ ੨. 'ਪੁਰਿਤ੍ਰੀਯਾ” 


= 


ਕ੍ਰਿਸਨਾਵਤਾਰ ੨੫੭ 


ਦੰਹਰ” 

(ਸੰਮਤ) _ਸਤਾਰ੍ਹਾਂ ਸੌ _ਪੰਤਾਲੀ ਵਿਚ _ਇਹ _ਕਥਾ ਚੰਗੀ ਤਰ੍ਹਾਂ ਰਚੀ _ਗਈ। _ ਜਿਥੇ 
ਕਿਥੇ ਕੋਈ ਉਕਾਈ ਹੋਵੇ (ਤਾਂ) ਕਵੀ ਜਨ ਉਸ ਸਾਰੀ ਨੂੰ ਸੋਧ _ਲੈਣ। _੭੫੫। ਹੇ ਜਗਤ 
ਦੇ ਰਾਜੇ! ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ-- ਮੇਰਾ ਮਸਤਕ ਤੇਰੇ ਚਰਨਾਂ _ਉਤੇ ਸਦਾ 
ਦਾਸ ਦੇ ਭਾਵ ਨਾਲ _ (ਧਰਿਆ) ਰਹੇ।੭੫੬। 


/ਟੈਲੇਂ ਨੀ ਦਨਨ ਅਕੱਹ £ਰਾਣ ਦੇ ਲੰਚ ਨਾਟਕ ਗੁੰਥ ਦੇ /ਸ਼ਨਾਵਤਾਰ ਦੋਂ 
ਰਾਸ-#ੰਡਲ _ਭਰਨਨ _%/ਨ%0ਏ' ਦੇ ਨਆਘਤ/ ਸਭ ਲਭ _ਹੰ/ 


ਹਾਵੀਲ” 

ਉਸ ਦੀ ਪੂਜਾ ਦਾ ਦਿਨ ਆ ਗਿਆ ਜਿਸ ਨੂੰ ਹਿਤ ਕਰ ਕੇ ਗੋਪੀਆਂ ਬਹੁਤ 
ਸੇਵਦੀਆਂ _ਹਨ। _ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸੁੰਭ ਅਤੇ ਨਿਸੁੰਭ ਵੈਰੀ ਮਾਰੇ ਹਨ, 
(ਉਹ) _ਭੇਦ-ਰਹਿਤ ਜਗਤ ਮਾਤਾ ਹੈ। _ਉਹ ਲੋਕ ਜਗਤ _ਵਿਚ ਨਸ਼ਟ ਹੋ ਗਏ ਹਨ, ਜਿਨ੍ਹਾਂ 
ਨੇ ਮਨ ਵਿਚ ਕ੍ਰੋਧ ਕਰ ਕੇ ਉਸ ਦੀ ਸੇਵਾ ਨਹੀਂ ਕੀਤੀ। ਉਸੇ ਦੇਵੀ ਦੀ ਪੂਜਾ ਲਈ 
ਸਾਰੇ _ਗਵਾਲੇ _ਅਤੇ _ਗਵਾਲਣਾਂ _ਨਗਰ ਨੂੰ _ਛਡ ਕੇ ਤੁਰ ਪਏ _ਹਨ।੭੫੭। 

ਜਿਸ ਦੀਆਂ ਔਠ ਭੁਜਾਵਾਂ ਜਗਤ ਨੂੰ ਪਤਾ ਹਨ ਅਤੇ ਜਿਸ ਦਾ ਨਾਂ 'ਸੁੰਭ ਸੰਘਾਰਨਿ” 
ਹੈ। ਕਵੀ ਸ਼ਿਆਮ (ਕਹਿੰਦੇ ਹਨ), (ਜੋ) ਸਾਧਾਂ ਦੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ ਅਤੇ 
ਕਿਸੇ ਦਾ ਡਰ ਨਹੀਂ ਮੰਨਦੀ ਹੈ। ਸੌਤਾਂ ਆਕਾਸ਼ਾਂ _ਅਤੇ ਸੱਤਾਂ _ਪਾਤਾਲਾਂ ਵਿਚ _ਉਸੇ ਦੇ ਨਾਮ 
ਦਾ ਯਸ਼ ਪਸਰ ਰਿਹਾ ਹੈ। ਉਸੇ ਦੀ ਪੂਜਾ ਦਾ ਦਿਨ ਆ ਗਿਆ ਹੈ ਅਤੇ ਸਾਰੇ ਗਵਾਲੇ 
ਉਸ ਦਾ ਹਿਤ ਮੰਨ ਕੇ ਚਲੇ ਹਨ।੭੫੮। 


ਮਹਾ ਰੁਦਰ ਅਤੇ ਚੰਡੀ ਦੀ ਪੂਜਾ ਦੇ ਕੰਮ ਲਈ ਚਲੇ _ਹਨ। _ਜਸੋਧਾ ਇਸਤਰੀਆਂ, 
ਬਲਰਾਮ _ਅਤੇ ਕ੍ਰਿਸ਼ਨ ਨੂੰ _ਨਾਲ ਲੈ _(ਤੁਰੀ _ਹੈ)।੭੫੯। 


ਮਾਵੀਯ” 

ਮਨ ਵਿਚ ਸਾਰੇ _ਗਵਾਲੇ ਪ੍ਰਸੰਨ ਹੋ ਕੇ ਨਗਰ ਨੂੰ ਛਡ ਕੇ ਪੂਜਾ ਲਈ _ਚਲੇ _ਹਨ। 
ਚਾਵਲ, ਧੂਪ, _ਪੰਚਾਮ੍ਰਿਤ (ਕੜਾਹ) _ਅਤੇ _ਦੀਪਕ _ਚੰਡੀ ਅਤੇ ਸ਼ਿਵ ਦੇ ਅਗੇ ਟਿਕਾ ਦਿੱ 
ਹਨ। ਉਨ੍ਹਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ ਅਤੇ _ਜਿਤਨੇ ਵੀ ਦੁਖ _ਸਨ, ਸਾਰੇ 
ਗਏ _ਹਨ। ਕਵੀ ਸ਼ਿਆਮ (ਕਹਿੰਦੇ ਹਨ) , _ਗਵਾਲਿਆਂ ਦੇ ਉਂ 


ਘੜੀ _ਪਰਖੇ ਗਏ _ਹਨ।੭੬0। 

ਇਕ _ਸਰਪ ਨੇ ਨੰਦ (ਕਾਨ੍ਹ _ਬਬਾ”) ਨਿਗਲ _ਲਿਆ ਅਤੇ ਥੋੜਾ _ ਜਿੰਨਾ 
ਵੀ ਨ ਛਡਿਆ। ਕਾਲਾ (ਇਤਨਾ _ਸੀ) ਮਾਨੋ _ਆਬਨੂਸ _(ਖੈਰ) ਦਾ ਹੋਵੇ। ਉਸ ਨੇ 
ਕ੍ਰੋਧ ਕਰ ਕੇ ਬੜੇ ਜ਼ੋਰ ਨਾਲ ਡਸਿਆ ਹੈ। ਜਿਉਂ ਜਿਉਂ ਨਗਰ ਦੇ ਲੋਕ (ਉਸ ਨੂੰ) ਲਤਾਂ 
ਮਾਰਦੇ ਹਨ, (ਤਾਂ ਉਹ) ਜ਼ੋਰ ਨਾਲ ਸ਼ਰੀਰ ਨੂੰ ਝੰਝੋੜਦਾ ਹੈ। ਜਦ _ਸਾਰੇ ਹਾਰੇ ਗਏ, _ਤਾਂ 
ਸਾਰਿਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਜਾ ਕੇ ਪੁਕਾਰ ਕੀਤੀ।੭੬੧। 


ਸੀ _ਦਸਮ-ਗ੍ਰੰਥ _ਸਾਹਿਬ 


ਗੋਪ ਪੁਕਾਰਤ ਹੈ ਮਿਲਿ ਕੈ ਸਭ _ਸ੍ਯਾਮ ਕਹੈ ਮੁਸਲੀਧਰ ਭਯੈ। 
ਦੋਖ ਕੋ ਹਰਤਾ ਕਰਤਾ ਸੁਖ ਆਵਹੁ ਟੇਰਤ ਦੈਤ ਮਰਯੈ। 
ਮੋਹਿ ਗ੍ਸਿਯੋ ਅਹਿ ਸ੍ਯਾਮ ਬਡੇ ਹਮ ਰੋਵਹਿ ਯਾ _ਬਧਿ ਕਾਰਜ ਕਯੈ। 


ਰੋਗ ਭਏ ਜਿਮ ਬੈਦ ਬੁਲਈਅਤ ਭੀਰ ਪਰੇ ਜਿਮ ਬੀਰ ਬੁਲਯੈ। ੭੬੨। 


ਸੁਨਿ ਸੁਉਨਨ ਮੈ ਹਰਿ ਬਾਤ ਪਿਤਾ ਉਹ ਸਾਪਹਿ ਕੋ ਤਨ ਛੇਦ ਕਰਿਓ ਹੈ। 
ਸਾਪ ਕੀ ਦੇਹ ਤਜੀ ਉਨ ਹੂੰ ਇਕ ਸੁੰਦਰ ਮਾਨੁਖ ਦੇਹ ਧਰਿਓ ਹੈ। 
ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਬਿਧਿ ਯਾ ਮੁਖ ਤੇ ਉਚਰਿਓ ਹੈ। 
ਮਾਨਹੁ ਪੁਨਿ ਪ੍ਰਤਾਪਨ ਤੇ ਸਸਿ _ਛੀਨ ਲਯੋ _ਰਿਪੁ ਦੂਰ ਕਰਿਓ ਹੈ। ੭੬੩। 


ਬਾਮਨ ਹੋਇ ਗਯੋ ਸੁ ਵਹੈ ਫੁਨਿ ਨਾਮ ਸੁਦਰਸਨ ਹੈ ਪੁਨਿ ਜਾ ਕੋ। 
ਕਾਨ੍ਹ ਕਹੀ _ਬਤੀਯਾ ਹਸਿ ਕੈ ਤਿਹ ਸੋ ਕਹੁ ਰੇ ਤੈ ਠਉਰ ਕਹਾ ਕੋ। 
ਨੈਨ ਨਿਵਾਇ ਮਨੈ ਸੁਖ ਪਾਇ ਸੁ ਜੋਰਿ ਪੁਨਾਮ ਕਰਿਓ ਕਰ ਤਾ ਕੋ। 
ਲੋਗਨ ਕੌ _ਬਰਤਾ ਹਰਤਾ ਦੁਖ ਸ੍ਯਾਮ ਕਹੈ ਪਤਿ ਜੋ ਚਹੁੰ ਘਾ ਕੋ। ੭੬੪। 


/ਦਜ਼ ਲਾਲਾ 

੭ਵੀਯ” 
ਅਤ੍ਰਿ ਰਿਖੀਸੁਰ ਕੇ ਸੁਤ ਕੋ ਅਤਿ ਹਾਸਿ ਕਰਿਓ ਤਿਹ ਸ੍ਰਾਪ ਦਯੋ ਹੈ। 
ਜਾਹਿ ਕਹਿਯੋ _ਤੂਅ ਸਾਪ ਸੁ ਹੋ_ਬਚਨਾ ਉਨਿ ਯਾ ਬਿਧਿ ਮੋਹਿ ਕਹਿਓ ਹੈ। 
ਤਾਹੀ ਕੇ ਸਰਾਪ ਲਗੇ ਹਮਰੇ ਤਨ ਬਾਮਨ ਤੇ ਅਹਿ ਸ੍ਯਾਮ ਭਯੋ ਹੈ। 
ਕਾਨ੍ਹ ਤੁਮੈ ਤਨ ਛੂਵਤ ਹੀ ਤਨ ਕੋ ਸਭ ਪਾਪ ਪਰਾਇ ਗਯੋ _ਹੈ। ੭੬੫। 


ਪੂਜਤ ਤੇ ਜਗਮਾਤ ਸਭੈ ਜਨ ਪੂਜਿ ਸਭੈ ਤਿਹ ਡੇਰਨ ਆਏ। 

ਕਾਨ੍ਹ ਪਰਾਕੂਮ ਕੋ _ਉਰਿ ਧਾਰਿ ਸਭੋ ਮਿਲਿ ਕੈ ਉਪਮਾ ਜਸ ਗਾਏ। 
ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ _ਤਾਨ _ਬਸਾਏ। 

ਰੀਝਿ ਰਹੇ ਬ੍ਰਿਜ ਕੇ ਸੁ ਸਭੈ ਜਨ ਰੀਝਿ ਰਹੇ ਜਿਨ ਹੂੰ ਸੁਨਿ ਪਾਏ। ੭੬੬। 


ਦੰਹਰਾ 
ਪੂਜਿ ਚੰਡ ਕੋ ਭਟ ਬਡੇ ਘਰਿ ਆਇ ਮਿਲਿ ਦੋਇ। 
ਅੰਨ ਖਾਇ ਕੈ ਮਾਤ ਤੇ ਰਹੇ ਸਦਨ ਮੈ ਸੋਇ। ੭੬੭। 


ਇਤ ਨੀ ਲੰਚਤ੍ੂਹ _ਨਾਟਕੇ ਗੁੱਲ /ਕ੍ਰਸਨਾਵਤਾਨੇ /ਇਜ _ਓਧਾਨ ਲੀਡ 
ਪਨ “ਆਇ _ਲਆਪਤਮ/ 


ਕ੍ਰਿਸਨਾਵਤਾਰ ੨੫੯ 


ਸਾਰੇ _ਗਵਾਲੇ ਮਿਲ ਕੇ _ਪੁਕਾਰਦੇ ਹਨ ਅਤੇ ਕਹਿੰਦੇ ਹਨ--ਹੇ _ਬਲਰਾਮ _ਦੇ ਭਰਾ 
ਕ੍ਰਿਸ਼ਨ! ਹੇ ਦੁਖਾਂ ਨੂੰ ਨਸ਼ਟ ਕਰਨ ਵਾਲੇ! ਹੇ ਸੁਖ ਕਰਨ ਵਾਲੇ! ਆਓ ਅਤੇ ਦੈੱਤ ਨੂੰ ਮਾਰੋ, 
ਸਾਰੇ (ਇਸ ਤਰ੍ਹਾਂ) _ਪੁਕਾਰਦੇ _ਹਨ। (ਨੰਦ ਵੀ ਕਹਿਣ _ਲਗੇ--) ਮੈਨੂੰ ਵੱਡੇ ਕਾਲੇ ਸਰਪ 
ਨੇ ਗੁਸ ਲਿਆ ਹੈ, (ਉਹ ਛਡ ਨਹੀਂ ਰਿਹਾ), ਅਸੀਂ ਸਾਰੇ ਰੋ ਰਹੇ ਹਾਂ, ਇਸ ਨੂੰ ਮਾਰਨ 
ਦਾ ਕੰਮ ਕਰੋਂ। ਜਿਵੇਂ ਰੋਗ ਦੇ ਹੋਣ ਤੇ ਵੈਦ ਨੂੰ ਬੁਲਾਈਦਾ ਹੈ, ਤਿਵੇਂ ਭੀੜ 
(ਕਿਸੇ) _ਸੂਰਵੀਰ ਨੂੰ ਬੁਲਾਇਆ _ ਜਾਂਦਾ _ਹੈ।੭੬੨। 

ਸੀ ਕ੍ਰਿਸ਼ਨ ਨੇ ਪਿਤਾ ਦੀ ਗੱਲ ਕੰਨਾਂ ਨਾਲ ਸੁਣ ਕੇ, ਉਸ ਸਰਪ ਦੇ ਸ਼ਰੀਰ ਨੂੰ 
ਕਟ ਦਿੱਤਾ ਹੈ। ਉਸ ਨੇ ਸਰਪ ਦੀ ਦੇਹ ਛਡ ਦਿੱਤੀ ਅਤੇ ਇਕ ਸੁੰਦਰ ਮਨੁੱਖ ਦੇਹ ਧਾਰਨ 
ਕਰ ਲਈ ਹੈ। ਉਸ ਦੀ ਛਬੀ ਦੇ ਮਹਾਨ ਅਤੇ ਸ੍ਰੇਸ਼ਠ ਯਸ਼ ਨੂੰ 
ਤੋਂ ਉਚਾਰਿਆ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪੁੰਨਾਂ ਦੇ ਪ੍ਰਤਾਪ ਕਰ ਕੇ _ਰਾਹੂ ਪਾਸੋਂ 
ਚੰਦੂਮਾ _ਖੋਹ _ਲਿਆ ਹੈ ਅਤੇ ਵੈਰੀ ਨੂੰ ਦੂਰ _ਹਟਾ _ਦਿੱਤਾ _ਹੈ।੭੬੩। 

ਫਿਰ (ਉਹ ਮਨੁੱਖ) ਬ੍ਰਾਹਮਣ ਹੋ ਗਿਆ ਅਤੇ ਉਸ ਦਾ ਨਾਂ ਸੁਦਰਸ਼ਨ ਹੈ। ਕ੍ਰਿਸ਼ਨ 


ਨੇ ਉਸ ਨੂੰ ਹਸ ਕੇ ਗੱਲ ਕਹੀ--ਓਇ! ਦਸ, ਤੇਰਾ ਠਿਕਾਣਾ ਕਿਥੇ ਹੈ? (ਉਸ_ ਨੇ) ਅੱਖਾਂ 
ਝੁਕਾ ਕੇ _ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ ਅਤੇ ਹੱਥ _ਜੋੜ ਕੇ ਉਸ (ਕ੍ਰਿਸ਼ਨ) ਨੂੰ 


ਪ੍ਰਨਾਮ _ਕੀਤਾ। _ਕਵੀ ਸ਼ਿਆਮ (ਕਹਿੰਦੇ ਹਨ), ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁਖ ਨਸ਼ਟ 
ਕਰਨ ਵਾਲਾ _ ਅਤੇ _ ਚੌਹਾਂ ਦਿਸ਼ਾਵਾਂ _ਦਾ ਸੁਆਮੀ _ਹੈ।੭੬੪। 


(ਸੈਂ ਬਾਹਮਣ ਸਾਂ ਅਤੇ ਇਕ _ਵਾਰ) ਅਤ੍ਰੀ ਰਿਸ਼ੀ ਦੇ ਪੁੱਤਰ ਨਾਲ ਬਹੁਤ ਮਜ਼ਾਕ 
ਕੀਤਾ ਸੀ, ਉਸ ਨੇ (ਮੈਨੂੰ) ਸਰਾਪ ਦਿੱਤਾ ਸੀ। (ਉਸ ਨੇ) ਕਿਹਾ-- ਤੂੰ ਸੱਪ ਹੋ ਜਾ। ਉਨ੍ਹਾਂ 
ਨੇ ਮੈਨੂੰ ਇਸ ਤਰ੍ਹਾਂ ਦਾ ਬੋਲ ਕਿਹਾ ਸੀ। ਉਸੇ ਦਾ ਸਰਾਪ ਮੈਨੂੰ ਲਗਿਆ ਹੈ ਅਤੇ (ਮੈਂ) 
ਬ੍ਰਾਹਮਣ ਸ਼ਰੀਰ ਤੋਂ _ਕਾਲਾ ਸੱਪ ਬਣਿਆ ਹਾਂ। ਹੇ ਸ੍ਰੀ ਕ੍ਰਿਸ਼ਨ! (ਹੁਣ) ਤੇਰਾ ਸ਼ਰੀਰ 
ਹੋ ਗਿਆ ਹੈ।੭੬੫। 


ਲੂ 


ਕਰਨ _ਲਗੇ। _ਸੋਰਠ, ਸਾਰੰਗ, ਸ਼ੁੱਧ _ਮਲ੍ਹਾਰ, 
ਕ੍ਰਿਸ਼ਨ ਨੇ ਤਾਨ _ਭਰ _ਦਿੱਤੀ। (ਜਿਸ _ਰਾਗ ਨੂੰ) ਸੁਣ 
ਬ੍ਰਜ ਦੇ ਸਾਰੇ ਲੋਕ ਖੁਸ਼ ਹੋ ਗਏ ਅਤੇ ਹੋਰ ਵੀ ਜਿਨ੍ਹਾਂ ਨੇ ਸੁਣ ਲਿਆ, (ਉਹ ਵੀ) 


ਚੰਡੀ ਦੀ ਪੂਜਾ ਕਰ ਕੇ ਦੋਵੇਂ ਵੌਡੇ ਯੋਧੇ (ਕ੍ਰਿਸ਼ਨ ਅਤੇ _ਬਲਰਾਮ) _ਇਕੋਠੇ _ਘਰ 


ਆ ਗਏ ਹਨ ਅਤੇ ਮਾਤਾ ਤੋਂ ਖਾਣਾ ਖਾ ਕੇ ਘਰ ਵਿਚ ਹੀ ਸੌਂ ਰਹੇ ਹਨ।੭੬੭। 


/ਟਲੋਂ ਗੰ ਲੰਚ ਨਾਟਕ ਗ੍ਰੰਥ ਦੇ ਮ੍ਰੀਯਫਤਾਰ ਦੇ /ਏਜ਼ ਉੱਧਾਨ %ਤੇ ਝੰਡਾੰ 
2ਜ਼ਾ ਦੇ _ਆਨਆ7ਏ ਦੀ _਼ਪਤਾੀ/ 


੨੬0 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਬ੍ਰਿਖਭਾਸੁਰ ਦੈਤ ਬਧ ਕਥਨੰ 
ਸ਼ਵੰਯਾ 
ਭੋਜਨ ਕੈ ਜਸੁਧਾ ਪਹਿ ਤੇ ਭਟ ਰਾਤਿ ਪਰੇ ਸੋਊ ਸੋਇ ਰਹੈ ਹੈ। 
ਪ੍ਰਾਤ ਭਏ ਬਨ ਬੀਚ ਗਏ ਉਠ ਕੈ ਜਹ ਡੋਲਤ ਸਿੰਘ ਸਹੈ ਹੈ। 
ਬ੍ਰਿਖਭਾਸੁਰ ਥੋ ਤਿਹ ਠਉਰ ਖਰੋਂ ਜਿਹ ਕੇ ਦੋਊ ਸੀਗ ਅਕਾਸ ਖਹੇ_ਹੈ। 
ਦੇਖ ਕੈ ਸੋ ਹਰਿ ਜੂ ਕੁਪ ਕੈ ਦੁਹੂੰ ਹਾਥਨ ਸੋ ਕਰਿ ਜੋਰੁ ਗਹੇ ਹੈ। ੭੬੮। 


ਸੀਗਨ ਤੇ ਗਹਿ ਡਾਰ ਦਯੋ ਸੁ ਅਠਾਰਹ ਧੈਗ ਧੈ ਜਾਇ ਪਰਿਓ ਹੈ। 
ਫੇਰਿ ਉਠਿਓ ਕਰਿ ਕੋਪ ਮਨੈ ਹਰਿ ਕੇ ਫਿਰਿ ਸਾਮੁਹ ਜੁਧੁ ਕਰਿਓ ਹੈ। 
ਫੇਰ ਬਬਗਾਇ ਦੀਯੋ ਹਰਿ ਜੁ ਕਹੀ ਜਾਇ ਗਿਰਿਓ ਨਹੀ ਉਬਰਿਓ ਹੈ। 
ਮੋਛ ਭਈ ਤਿਹ ਕੀ ਹਰਿ ਕੇ ਕਰ ਛੂਵਤ ਹੀ ਸੁ ਲਰਿਯੋ ਨ ਮਰਿਯੋ ਹੈ। ੭੬੯। 


/ਇੱਤ ਨੰ ਯੰਚੜ੍ਹ ਨਾਟਕ ਗੁੰਲੇ ।ਸਨਾਵਤਾਨੇ /ਲਖਭਾਲ਼ਰ _ਟੈਤ _ਲਧਸ਼ਹ 
ਧਯਹੱਠ _ਗਆਪਤਮ ਸਤ ਸਭਨ _ਸਤ/ 


ਅਥ ਕੇਸੀ ਦੈਤ ਬਧ ਕਥਨੰ 
ਮਾਵੀਯ” 
ਜੁਧ ਬਡੋ ਕਰ ਕੈ ਤਿਹ ਕੈ ਸੰਗ ਜਉ ਭਗਵਾਨ ਬਡੋ _ਅਰਿ ਮਾਰਿਓ। 
ਨਾਰਦ ਤਉ ਮਥੁਰਾ ਮੈ ਗਯੋ _ਬਚਨਾ ਸੰਗ ਕੰਸ ਕੇ ਐਸੇ ਉਚਾਰਿਓ। 
ਤੂ ਭਗਨੀਪਤਿ ਨੰਦ ਸੁਤਾ ਹਰਿ ਤ੍ਰੈ ਰਿਪੁ ਵਾ ਘਰ ਭੀਤਰ ਡਾਰਿਓ। 
ਦੈਤ ਅਘਾਸੁਰ ਅਉਂ ਬਕ ਬੀਰ ਮਰਿਓ ਤਿਨ ਹੂੰ ਜਬ ਪਉਰਖ _ਹਾਰਿਓ। ੭੭0। 


ਕੰਨਾ ਕਾਝ ਪਤ ਇਤਰਾ 
ਹਵੀਯਾਂ 
ਕੋਪ ਭਰਿਯੋ ਮਨ ਮੈ ਮਥੁਰਾਪਤਿ ਚਿੰਤ ਕਰੀ ਇਹ ਕੋ ਅਬ ਮਰੀਐ। 
ਇਹ ਕੀ ਸਮ ਕਾਰਜ ਅਉਰ ਕਛੂ ਨਹਿ ਤਾ ਬਧਿ ਆਪਨ ਊਬਰੀਐ। 
ਤਬ ਨਾਰਦ ਬੋਲਿ ਉਠਿਓ ਹਸਿ ਕੈ ਸੁਨੀਐ ਨ੍ਰਿਪ ਕਾਰਜ ਯਾ __ਕਰੀਐ। 
ਛਲ ਸੋ ਬਲ ਸੋ ਕਬਿ ਸ੍ਯਾਮ ਕਹੈ ਅਪਨੇ ਅਰਿ ਕੋ _ਸਿਰ ਵਾ ਹਰੀਐ। ੭੭੧। 


ਕ੍ਰਿਸਨਾਵਤਾਰ ੨੬੧ 


ਹੁਣ ਬ੍ਰਿਖਭਸੁਰ ਦੈੱਤ ਦੇ ਬਧ ਦਾ ਕਥਨ 
੭ਾਵੀਯਾ 
(ਮਾਤਾ) _ਜਸੋਧਾ ਪਾਸੋਂ ਖਾਣਾ ਖਾ _ਕੇ, (ਦੋਵੇਂ) ਸੂਰਮੇ ਰਾਤ ਪੈਣ ਤੇ ਸੌਂ ਰਹੇ _ਹਨ। 
ਸਵੇਰ ਹੋਣ ਤੇ ਉਠ ਕੇ ਬਨ ਵਿਚ ਚਲੇ ਗਏ ਹਨ ਜਿਥੇ ਸ਼ੇਰ ਅਤੇ ਸਹੇ ਫਿਰ ਰਹੇ ਹਨ। 
ਉਥੇ _ਬ੍ਰਿਖਭਾਸੁਰ _ਖੜੋਤਾ ਹੋਇਆ ਸੀ, ਜਿਸ ਦੇ ਦੋਵੇਂ ਸਿੰਗ ਆਕਾਸ਼ ਨੂੰ ਛੋਹ _ਰਹੇ _ਸਨ। 
ਉਸ ਨੂੰ ਵੇਖ ਕੇ ਕ੍ਰੋਧਵਾਨ ਹੋ ਕੇ ਕ੍ਰਿਸ਼ਨ ਜੀ ਨੇ (ਉਸ ਨੂੰ) ਦੋਹਾਂ ਹੱਥਾਂ ਨਾਲ ਬਲ ਪੂਰਵਕ 
ਪਕੜ ਲਿਆ _ਹੈ।੭੬੮। 
ਸਿੰਗਾਂ ਤੋਂ ਪਕੜ ਕੇ (ਉਸ ਨੂੰ) ਸੁਟ ਦਿੱਤਾ ਜੋ _ਅਨਾਨ੍ਹਾਂ ਕਦਮਾਂ ਉਤੇ ਜਾ ਕੇ 
ਡਿਗਿਆ। (ਉਹ) ਫਿਰ ਉਠਿਆ ਅਤੇ ਮਨ ਵਿਚ ਕ੍ਰੋਧ ਕਰ ਕੇ ਫਿਰ ਸ੍ਰੀ ਕ੍ਰਿਸ਼ਨ ਦੇ 
ਸਾਹਮਣੇ ਆ ਕੇ ਲੜਨ ਲਗ _ਗਿਆ। ਕ੍ਰਿਸ਼ਨ ਜੀ ਨੇ ਫਿਰ (ਉਸ ਨੂੰ) ਸੁਟ ਦਿੱਤਾ, ਉਹ 
ਕਿਥੇ ਜਾਕੇ ਡਿਗਆ ਹੈ, (ਪਤਾ ਨਹੀਂ), (ਪਰ ਉਹ) ਜੀਉਂਦਾ ਨਹੀਂ ਬਬਚਿਆ। ਨ 
ਹੈ ਅਤੇ ਨ ਮਰਿਆ ਹੈ, (ਸਗੋਂ) ਸੀ ਕ੍ਰਿਸ਼ਨ ਦੇ ਹੱਥਾਂ ਦੀ ਛੋਹ ਨਾਲ ਉਸ ਦੀ 
ਹੋ ਗਈ _ਹੈ।੭੬੯। 
/ਟਲੇ ਡੀ ਲਾੰਠਤੂ ਨਾਟਕ ਗੁੰਥ ਦੇ ਸ਼ਨਾਵਤਾਰ ਦੇ /ਉਸ਼ਭਾਲ਼ਰ ਟੈੱਤ ਟੇ _ਲਧ 
ਦਾ _%ਹ%/ਏ ਗਆਮਤ/ ਸਭ ਲਭ _ਹੀ/ 
ਹੁਣ ਕੇਸੀ ਦੈਂਤ ਦੇ ਬਧ ਦਾ ਕਥਨ 
੭ਾਵੀੰਯਾ 
ਉਸ ਨਾਲ ਵੱਡਾ ਯੁੱਧ ਕਰ ਕੇ, ਸ੍ਰੀ ਕ੍ਰਿਸ਼ਨ ਨੇ ਉਸ ਵੱਡੇ ਵੈਰੀ ਨੂੰ ਮਾਰ ਦਿੱਤਾ। 
ਤਦ ਨਾਰਦ ਮਥੁਰਾ _ਨਗਰ _ਵਿਚ _ਚਲਾ ਗਿਆ ਅਤੇ ਕੰਸ _ਨਾਲ _ਬਚਨ _ ਕਰਦਿਆਂ ਇਸ 


ਤਰ੍ਹਾਂ ਕਿਹਾ-- (ਹੇ ਕੰਸ!) ਤੇਰੀ ਭੈਣ ਦੇ ਪਤੀ (ਬਹਿਨੋਈ) ਨੇ ਨੰਦ ਦੀ ਧੀ ਨੂੰ ਚੁਰਾ ਕੇ 
(ਬੰਦੀਖਾਨੇ _ਵਿਚ ਲਿਆਉਂਦਾ ਹੈ ਅਤੇ) ਤੇਰਾ ਵੈਰੀ ਉਸ ਦੇ ਘਰ ਛਡ ਆਇਆ ਹੈ। 
ਅਘਾਸੁਰ ਦੈੱਤ ਅਤੇ _ਬਕਾਸੁਰ _ਵਰਗੇ ਸੂਰਮਿਆਂ ਨੂੰ ਉਸ _ਨੇ _ਮਾਰ ਦਿੱਤਾ ਹੈ ਜਦੋਂ ਉਹ 


ਬਲ ਹਾਰ _ ਬੈਠੇ _ ਸਨ।੭੭70। 
ਕੰਸ ਨੰ ੫ਤ- ਉੱਤਰ ਵਜੇ ਹਾ -- 
੭ਾਵੰਯਾ 

ਮਥੁਰਾ ਦੇ ਰਾਜੇ (ਕੰਸ) ਦੇ ਮਨ ਵਿਚ ਕ੍ਰੋਧ ਭਰ ਗਿਆ ਅਤੇ ਫਿਕਰ ਕਰਨ ਲਗਾ 
ਕਿ ਇਸ (ਕ੍ਰਿਸ਼ਨ) ਨੂੰ ਮਾਰਨਾ ਚਾਹੀਦਾ _ਹੈ। ਇਸ ਦੇ ਬਰਾਬਰ ਰੌਰ ਕੋਈ ਕੰਮ ਨਹੀਂ 
ਕਿ ਇਸ ਨੂੰ ਮਾਰ ਕੇ ਆਪਣੇ ਆਪ ਨੂੰ ਬਚਾਇਆ ਜਾਏ। ਤਦ ਨਾਰਦ _ਹਸਦਿਆਂ ਹੋਇਆਂ 
ਬੋਲਣ _ਲਗਿਆ--ਹੇ ਰਾਜਨ! ਸੁਣੋ, ਇਸ _ਤੜ੍ਹਾਂ ਕਾਰਜ _ਕਰਨਾ _ਚਾਹੀਦਾ _ਹੈ। _ਕਵੀ ਸ਼ਿਆਮ 
ਕਹਿੰਦੇ ਹਨ, (ਨਾਰਦ ਨੇ _ਸੁਝਾ ਦਿੱਤਾ) ਛਲ ਨਾਲ, _ਬਲ _ਨਾਲ _ਆਪਣੇ ਵੈਰੀ ਦਾ ਸਰ 
ਉਤਾਰ ਲੈਣਾ ਚਾਹੀਦਾ ਹੈ।੭੭੧। 


੨੬੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕੱਸ਼ ਭਾਲ ਨਾਰਦ ਸੌਂ 
ਹਵੀਯਾਂ 
ਤਬ ਕੰਸ ਪ੍ਰਨਾਮ ਕਹੀ ਕਰਿ ਕੈ ਸੁਨੀਐ ਰਿਖਿ ਜੂ ਤੁਮ ਸਤਿ ਕਹੀ ਹੈ। 
ਵਾ ਕੀ ਬ੍ਰਿਥਾ ਰਜਨੀ ਦਿਨ ਮੈ ਹਮਰੈ ਮਨ ਮੈ ਬਸਿ ਕੈ ਸੁ ਰਹੀ ਹੈ। 
ਜਾਹਿ ਮਰਿਓ ਅਘੁ ਦੈਤ ਬਲੀ ਬਕੁ _ਪੂਤਨਾ ਜਾ _ਥਨ ਜਾਇ ਗਹੀ ਹੈ। 
ਤਾ ਮਰੀਐ ਛਲ ਕੈ ਕਿਧੌ ਸੈਗਿ ਕਿ ਕੈ ਬਲ ਕੈ ਇਹ ਬਾਤ ਸਹੀ ਹੈ। ੭੭੨। 


ਕੱਸ ਲਾਲ ਕੋਲ ਸੋਂ 
੭ਵੀਲਾ 
ਮੁਨਿ ਤਉ ਮਿਲਿ ਕੈ ਨ੍ਰਿਪ ਸੋ ਗ੍ਰਿਹ ਗਯੋ ਤਬ ਕੈਸਿ ਬਲੀ ਇਕ ਦੈਤ ਬੁਲਾਯੋ। 
ਮਾਰਹੁ ਜਾਇ ਕਹਿਓ ਜਸੁਧਾ ਪੁਤ ਪੈ ਕਹਿ ਕੈ ਇਹ ਭਾਤਿ ਪਠਾਯੋ। 
ਪਾਛੈ ਤੇ ਪੈ _ਭਗਨੀ _ਭਗਨੀ ਪਤਿ _ਡਾਰਿ _ਜੰਜੀਰਨ ਧਾਮਿ _ਰਖਾਯੋ। 
ਸੰਗਿ ਚੰਡੂਰ _ਕਹਿਓ ਇਹ ਭੇਦ ਤਬੈ ਕੁਸ਼ਿਲਯਾ _ਗਿਰਿ ਬੋਲਿ ਪਠਾਯੋ। _੭੭੩। 


ਕੰਨਾ ਬਾਚ ਅਕਾਰ ਨੌ 
ਸਾਵੋਯ਼ਾ 
ਭਾਖ ਕਹੀ ਸੰਗ ਭ੍ਰਿਤਨ ਸੋ ਇਕ ਖੇਲਨ ਕੋ ਰੰਗ ਭੂਮਿ ਬਨਈਯੈ। 
ਸੈਗਿ ਚੰਡੂਰ ਕਹਿਯੋ ਮੁਸਟ ਕੈ ਦਰਵਾਜੇ ਬਿਖੈ ਗਜ ਕੋ _ਬਿਰ ਕਈਯੈ। 
ਬੋਲਿ ਅਕ੍ਰਹੋਰ ਕਹੀ ਹਮਰੋ ਰਥ ਲੈ ਕਰਿ ਨੰਦ ਪੁਰੀ ਮਹਿ ਜਈਜੈ। 
ਜਗ ਅਬੈ ਹਮਰੇ ਗ੍ਰਿਹ ਹੈ ਇਹ ਬਾਤਨ ਕੋ ਕਰ ਕੈ ਹਰਿ ਲਿਅਈਜਯੈ। ੭੭੪। 


ਜਾਹਿ ਕਹਿਯੋ ਅਕੂਹਰਹਿ ਕੋ ਬ੍ਰਿਜ ਕੇ ਪੁਰਿ ਮੈ ਅਤਿ ਕੋਪਹਿ ਸਿਉ ਤਾ। 

ਜਗ ਅਬੈ ਹਮਰੇ ਗ੍ਰਿਹ ਹੈ ਰਿਝਵਾਇ ਕੈ ਲ੍ਯਾਵਹੁ ਵਾ ਕਹਿ ਇਉ ਤਾ। 

ਤਾ ਛਬਿ ਕੋ ਜਸੁ ਉਚ ਮਹਾ ਉਪਜਿਯੋ ਕਥਿ ਕੇ ਮਨ ਮੈ ਬਿਉਤਾ। 

ਜਿਉ ਬਨ ਬੀਚ ਹਰੇ ਮਿਰਿਤ ਕੇ ਸੁ _ਪਠਿਯੋ ਮਿਿਗਵਾ ਕਹਿ ਕੇਹਰਿ ਨਿਉਤਾ। ੭੭੫। 


ਕਾਲਯੋਂ ਭਾਲ 

ਦੰਹਰਾ 
ਨ੍ਰਿਪ ਭੇਜਿਯੋ ਅਕੂਹੋਰ ਕਹੁ ਹਰਿ ਮਾਰਨ ਕੇ _ਘਾਤ। 
ਅਬ ਬਧ ਕੇਸੀ ਕੀ ਕਥਾ ਭਈ ਕਹੋ ਸੋਈ ਬਾਤ। ੭੭੬। 


ਕ੍ਰਿਸਨਾਵਤਾਰ ੨੬੩ 


ਸਵੰਯਾ 

ਤਦ ਕੰਸ ਨੇ ਹੱਥ ਜੋੜ ਕੇ (ਨਾਰਦ ਨੂੰ) ਪ੍ਰਨਾਮ _ਕੀਤਾ _ਅਤੇ _ਕਿਹਾ--ਹੇ ਰਿਸ਼ੀ 
ਜੀ! ਸੁਣੋ, ਤੁਸੀਂ _ਸੌਂਚੀ (ਗੱਲ) ਕਹੀ ਹੈ। ਉਸ ਦੀ ਪੀੜ ਦਿਨ ਰਾਤ ਮੇਰੇ ਮਨ _ਵਿਚ 
ਵਸ ਰਹੀ _ਹੈ। ਜਿਸ ਨੇ ਅਘ ਦੈੱਤ ਅਤੇ ਬਲਵਾਨ ਬਕ ਨੂੰ ਮਾਰ ਹੈ ਅਤੇ (ਜਿਸ 


ਕੰਨ ਨੰ ਕੋਲ ਨੂੰ /ਨਹਾ-- 


ਰਾਜੇ ਨੂੰ ਮਿਲ ਕੇ (ਜਦ ਨਾਰਦ) ਮੁਨੀ ਘਰ ਨੂੰ ਚਲਾ ਗਿਆ ਤਦ ਕੰਸ ਨੇ ਇਕ 
ਬਲਵਾਨ ਦੈਂਤ ਨੂੰ _ਬੁਲਾਇਆ। (ਰਾਜੇ ਨੇ ਉਸ ਨੂੰ) ਕਿਹਾ--'ਜਾ ਕੇ ਜਸੋਧਾ ਦੇ ਪੁੱਤਰ 
ਮਾਰ ਦਿਓ” (ਕੇਸੀ ਨੂੰ) ਇਸ ਤਰ੍ਹਾਂ ਕਹਿ ਕੇ ਭੇਜ ਦਿੱਤਾ। ਪਿਛੋਂ ਭੈਣ ਅਤੇ ਬਹਿਨੋਈ 
ਜ਼ੰਜੀਰਾਂ ਪਾ ਕੇ ਘਰ ਵਿਚ _ਬੰਦ ਕਰ ਦਿੱਤਾ। ਇਹ ਭੇਦ ਚੰਡੂਰ (ਪਹਿਲਾਵਨ) ਨੂੰ ਵੀ 


ਕਹਿ ਦਿੱਤਾ ਅਤੇ _ਕੁਵਲੀਆ ਗਿਰ _(ਕੁਵਲੀਆਪੀੜ) ਨੂੰ ਵੀ _ਬੁਲਵਾ _ਲਿਆ।੭੭੩। 


(ਰਾਜਾ ਕੰਸ ਨੇ ਆਪਣੇ) ਨੌਕਰਾਂ ਨਾਲ (ਇਹ ਗੱਲ) ਕੀਤੀ ਕਿ ਖੇਡਣ ਲਈ ਇਕ 
ਰੰਗ-ਭੂਮੀ _ਬਣਾਓ। _'ਚੰਡੂਰ” ਅਤੇ _'ਮੁਸਟ” (ਨਾਂ ਦੇ ਪਹਿਲਵਾਨਾਂ) ਨਾਲ (ਵਿਚਾਰ ਕਰ ਕੇ) 
ਕਿਹਾ _ਕਿ _(ਰੰਗ-ਭੂਮੀ) ਦੇ _ਦੁਆਰ _ਤੇ ਹਾਥੀ _(ਕੁਵਲੀਆਪੀੜ) _ਨੂੰ ਖੜਾ _ਕਰ _ਦਿਓ। 
ਅਕਰੂਰ ਨੂੰ ਬੁਲਾ ਕੇ ਕਿਹਾ ਕਿ ਮੇਰਾ ਰਥ ਲੈ ਕੇ ਗੋਕਲ (ਨੰਦ ਪੁਰੀ”) ਵਿਚ _ਜਾਓ। 


ਉਥੇ ਜਾਕੇ ਉਨ੍ਹਾਂ ਨੂੰ ਕਹਿਣਾ ਕਿ) ਮੇਰੇ ਘਰ ਵਿਚ ਯੱਗ ਹੈ--ਇਸ ਤਰ੍ਹਾਂ `ਦੀਆਂ ਗੱਲਾਂ 


ਕਰ ਕੇ ਕ੍ਰਿਸ਼ਨ ਨੂੰ ` ਇਥੇ ਲੈ _ ਆਓ।੭੭੪। 

ਅਕਰੂਰ ਨੂੰ ਰੋਹਬ (ਅਥਵਾ ਕ੍ਰੋਧ) ਨਾਲ (ਕੰਸ ਨੇ) ਕਿਹਾ ਕਿ 
(ਉਨ੍ਹਾਂ ਨੂੰ ਕਹਿ ਕਿ) ਮੇਰੇ ਘਰ ਵਿਚ ਇਸ ਵੇਲੇ ਯੋਗ ਹੈ। (ਇਸ ਤਰ੍ਹਾਂ 
ਨੂ ਕਰ ਕੇ (ਕਿਸੇ ਤਰ੍ਹਾਂ) ਇਥੇ ਲੈ ਕੇ ਆ। ਉਸ 


“੨ 


੨ 


੫ ਕੰ ਨ 
ਹੂੰ ਗੇ 


੨੬੪ 


ਸੀ _ਦਸਮ-ਗ੍ਰੰਥ _ਸਾਹਿਬ 


੭ਾਵੀੰਯਾ 
ਪ੍ਰਾਤ ਚਲਿਯੋ ਤਹ ਕੋ ਉਠਿ ਸੋ ਰਿਪੁ ਹ੍ਹੈ ਹਯ ਦੀਰਘ ਪੈ ਤਹ ਆਯੋ। 
ਦੇਖਤ ਜਾਹਿ _ਦਿਨੇਸ ਡਰਿਓ ਮਘਵਾ ਜਿਹ ਪੇਖਤ ਹੀ ਡਰ ਪਾਯੋ। 
ਗ੍ਹਾਰ ਡਰੇ ਤਿਹ ਦੇਖਤ ਹੀ ਹਰਿ ਪਾਇਨ ਊਪਰ ਸੀਸ ਝੁਕਾਯੋ। 
ਧੀਰ ਭਯੋ _ਜਦੁਰਾਇ ਤਬੈ ਤਿਹ ਸੋ _ਕੁਪ ਕੈ ਰਨ ਦੁੰਦ ਮਚਾਯੋ। ੭੭੭। 


ਕੋਪ ਭਯੋ _ਰਿਪੁ ਕੇ ਮਨ ਮੈ ਤਬ ਪਾਉ ਕੀ ਕਾਨ੍ਹ ਕੋ ਚੋਟ ਚਲਾਈ। 

ਦੀਨ ਨ ਲਾਗਨ _ਸ੍ਯਾਮ ਤਨੈ ਸੁ ਭਲੀ ਬਿਧਿ ਸੋ _ਜਦੁਰਾਇ ਬਚਾਈ। 
ਫੇਰਿ ਗਹਿਓ ਸੋਊ ਪਾਇਨ ਤੇ ਕਰ ਮੋ ਨ ਰਹਿਯੋ ਸੁ ਦਯੋ ਹੈ ਬਗਾਈ। 
ਜਿਉ ਲਰਕਾ ਬਟ ਫੈਕਤ ਹੈ ਤਿਮ ਚਾਰ ਸੈ ਪੈਗ ਪਰਿਓ ਸੋਊ ਜਾਈ। ੭੭੮। 


ਫੇਰਿ ਸੰਭਾਰਿ ਤਬੈ ਬਲ ਵਾ ਰਿਪੁ ਤੁੰਡ ਪਸਾਰਿ ਹਰਿ ਊਪਰਿ ਧਾਯੋ। 
ਲੋਚਨ _ਕਾਢਿ ਬਡੇ _ਡਰਵਾਨ ਕਿਧੌ ਜਿਨ ਤੇ ਨਭ ਲੋਕ ਡਰਾਯੋ। 

ਸ੍ਯਾਮ ਦਯੋ ਤਿਹ ਕੇ ਮੁਖ ਮੈ ਕਰ ਤਾ ਛਬਿ ਕੋ ਮਨ ਮੈ ਜਸ ਭਾਯੋ। 
ਕਾਨ੍ਹ ਕੋ ਹੈ ਕਰ ਕਾਲ ਮਨੋ ਤਨ ਕੇਸੀ ਤੇ ਪ੍ਰਾਨ ਨਿਕਾਸਨ ਆਯੋ। ੭੭੯। 


ਤਿਨਿ ਬਾਹ ਕਟੀ ਹਰਿ ਦਾਤਨ ਸੋ ਤਿਹ ਕੇ ਸਭ ਦਾਤ ਤਬੈ ਝਝਰ ਗੇ। 
ਜੋਊ ਆਇ ਮਨੋਰਥ ਕੈ ਮਨ ਮੈ ਸਮ ਓਰਨ ਕੀ ਸੋਊ ਹੈ ਗਰ ਗੇ। 

ਤਬ ਹੀ ਸੋਊ ਜੂਝਿ ਪਰੋਂ ਛਿਤ ਪੈ ਨ ਸੋਊ ਫਿਰ ਕੈ ਅਪੁਨੇ ਘਰ ਗੇ। 

ਅਬ ਕਾਨਰ ਕੇ ਕਰ ਲਾਗਤ ਹੀ ਮਰਿ _ਗਯੋਂ ਵਹ ਪਾਪ ਸਭੈ ਹਰ ਗੇ। ੭੮0। 


ਰਾਵਨ ਜਾ ਬਿਧਿ ਰਾਮ ਮਰਿਓ ਬਿਧਿ ਜੋ ਕਰ ਕੈ ਨਰਕਾਸੁਰ ਮਾਰਿਯੋ। 
ਜਿਉ ਪੁਹਲਾਦ ਕੇ ਰਛਨ ਕੋ _ਹਰਿਨਾਕਸ ਮਾਰਿ ਡਰਿਓ ਨ ਉਬਾਰਿਯੋ। 
ਜਿਉ ਮਧੁ ਕੈਟ ਮਰੇ ਕਰਿ ਚਕ੍ਰ ਲੈ ਪਾਵਕ ਲੀਲ ਲਈ ਡਰੁ ਟਾਰਯੋ। 
ਤਿਉ ਹਰਿ ਸੰਤਨ ਰਾਖਨ ਕੋ ਕਰਿ ਕੈ ਅਪਨੋ ਬਲ ਦੈਤ ਪਛਾਰਿਯੋ। _੭੮੧। 


ਮਾਰਿ ਬਡੇ ਰਿਪੁ ਕੋ ਹਰਿ ਜੂ ਸੈਗਿ ਗਊਅਨ ਲੈ ਸੁ ਗਏ ਬਨ ਮੈ। 
ਮਨ ਸੋਕ ਸਭੈ ਹਰਿ ਕੈ ਸਬ ਹੀ ਅਤਿ ਕੈ ਫੁਨਿ ਆਨੰਦ ਪੈ ਤਨ ਮੈ। 
ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਸ੍ਯਾਮ ਕੇ ਇਉ ਮਨ ਮੈ। 
ਜਿਮ ਸਿੰਘ ਬਡੋ ਮ੍ਰਿਗ ਜਾਨਿ ਬਧਿਓ ਛਲ ਸੋ ਮ੍ਰਿਗਵਾ ਕੇ ਮਨੋ ਗਨ ਮੈ। ੭੮੨। 


/ਇਤ ਗੰ _ਲੰਝੜ੍ਹ ਨਾਟਕ ਕੁੰਲੇ _/ਸਨਾਵਤਾਨੇ ਕੇਨੈਂ ਲਗਨ _ਧਯਾਨ/ਠ _ਸਆਪਤਨਆ' 
੭ਤੁ _ਨਤ% ਨਤਾ/ 


ਕ੍ਰਿਸਨਾਵਤਾਰ ੨੬੫ 


ਅਤੇ ਚੰਗੀ _ਤਰ੍ਹਾਂ (ਆਪਣੀ ਦੇਹ) ਨੂੰ `ਬਚਾ `ਲਿਆ। ਫਿਰ (ਸ੍ਰੀ ਕ੍ਰਿਸ਼ਨ ਨੇ) ਉਸ 
ਤੋਂ ਫੜ ਲਿਆ ਅਤੇ ਹੱਥ ਵਿਚ ਨ (ਫੜਿਆ) ਰਹਿਣ ਦਿੱਤਾ, (ਸਗੋਂ) ਦੁਰ ਸੁਟ 
ਜਿਵੇਂ ਲੜਕਾ _ਵੱਟਾ ਸੁਟ ਦਿੰਦਾ ਹੈ ਤਿਵੇਂ (ਕ੍ਰਿਸ਼ਨ ਨੇ ਉਸ ਨੂੰ ਸੁਟ ਦਿੱਤਾ ਅਤੇ) 
ਸੌ ਕਦਮਾਂ ਦੀ _ਵਿਥ ਉਤੇ ਜਾ ਕੇ ਡਿਗਿਆ।੭੭੮। 

ਫਿਰ ਆਪਣੇ ਬਲ ਨੂੰ ਸੰਭਾਲ ਕੇ ਉਹ ਵੈਰੀ ਮੂੰਹ ਅਡ ਕੇ ਕ੍ਰਿਸ਼ਨ ਉਤੇ ਆ ਪਿਆ। 


੦6 ੨ ਪ੍ਰ, 
ਕੇ ਪੋ 


ਰਾ 
3 


9 ਜੂ 8% 
ਤੋਂ 
ਕੰ 
੩ 
ਤ 
ਫਿ 
2 
3 
ਖੁ 
੩ 
3 


ਵਿਚੋ ਪ੍ਰਾਣ _ਕਢਣ ਆਇਆ _ਹੋਵੇ।੭੭੯। 
ਉਸ ਨੇ (ਜਦ) ਦੰਦਾਂ ਨਾਲ ਕ੍ਰਿਸ਼ਨ ਦੀ ਬਾਂਹ ਕਟੀ, ਤਦ ਉਸ ਦੇ ਸਾਰੇ 
ਗਏ। ਜੋ ਦੰਦ ਮਨ ਵਿਚੋਂ (ਬਾਂਹ ਨੂੰ ਕਟਣ ਦੇ) ਮਨੋਰਥ ਨਾਲ ਆਏ _ਸਨ, ਉਹ _ਗੜਿਆਂ 
ਵਾਂਗ _ਗਲ _ਗਏ। _ਤਦ ਉਹ (ਕੇਸੀ) ਲੜ ਕੇ ਧਰਤੀ ਉਤੇ ਡਿਗ 
ਉਹ ਆਪਣੇ ਘਰ ਮੁੜ ਕੇ ਨ ਗਿਆ। ਹੁਣ (ਚੂੰਕਿ) ਸ੍ਰੀ ਕ੍ਰਿਸ਼ਨ ਦੇ 
ਉਹ ਮਰਿਆ ਹੈ, (ਇਸ ਲਈ) ਉਸ ਦੇ ਸਾਰੇ ਪਾਪ ਨਸ਼ਟ ਹੋ ਗਏ _ਹਨ।੭੮0। 
ਜਿਸ ਢੰਗ ਨਾਲ ਰਾਮ ਨੇ ਰਾਵਣ ਲੂੰ ਮਾਰਿਆ ਸੀ ਅਤੇ ਜਿਸ ਵਿਧੀ 
ਲਈ 


੩ 

੨5. ਤੁ 

ਸੀ 

੯, 

ਕੀ ਤੋ ਤੂ 
ਉਤ ਤੂ 3 
ਕਯ੪੪ ੧੫੩੨੩ 


ਈ 
ਗੈ 
ਰੱ 
7 
ਕੈ 
੩ 
ਰਹ 


ਨੇ _ਛਲ ਨਾਲ _ ਮਾਰਿਆ _ ਹੋਵੇ।੭੮੨। 


/ਟਲੇਂ ਨੀ ਲੰਚਤੁ ਨਾਟਕ ਗੂੁੱਥ ਦੇ ਸ੍ਰੀਸਨਾਵਤਾਨ ਦੇ ਕੋਨਆੈ_ਕਧ ਦਾ _ਅਨਆ/ਟ _ਆਤ/ 
ਅਠ ਲਭ ਹੀ/ 


੨ 


੬੬ ਸੀ _ਦਸਮ-ਗ੍ਰੰਥ ਸਾਹਿਬ 


ਅਥ _ਨਾਰਦ ਜੂ ਕ੍ਰਿਸਨ ਪਹਿ ਆਏ” 
%7ੜਾਲ਼ 


ਤਬ ਨਾਰਦ _ਚਲਿ ਗਯੋ ਨਿਕਟਿ ਭਟ ਕ੍ਰਿਸਨ ਕੇ। 
ਕਰੀ ਉਦਰ _ਪੂਰਨਾ ਮਨੋ ਹਿਤ ਤਿਸਨ ਕੇ। 
ਰਹਿਓ ਮੁਨੀ ਸਿਰ ਨ੍ਯਾਇ _ਸ੍ਯਾਮ _ਤਰਿ _ਪਗਨ _ਕੇ। 
ਹੋ ਮਨਿ ਬਿਚਾਰਿ ਕਹਿਯੋ ਸਯਾਮ ਮਹਾ ਸੈਗਿ ਲਗਨ ਕੇ। ੭੮੩। 
ਆਾਨੈ ਨਾਰਦ ਨੂ ਭਾਲ ਕਾਨ ਲੂ ਸੌ 
ਹਾਵੀਯਾਂ 
ਅਗਰ ਕੇ ਅਗੁ ਹੀ ਜਾ ਹਰਿ ਸੋ ਮੁਨਿ ਪਾ ਪਰਿ ਕੈ ਇਹ ਬਾਤ ਸੁਨਾਈ। 
ਰੀਝ ਰਹਿਓ ਅਪੁਨੇ ਮਨ ਮੈ ਸੁ ਨਿਹਾਰਿ ਕੈ ਸੁੰਦਰ ਰੂਪ ਕਨ੍ਹਾਈ। 
ਬੀਰ ਬਡੋ ਰਨ ਬੀਚ ਹਨੋ ਤੁਮ ਐਸੇ ਕਹਿਯੋ ਅਤਿ ਹੀ _ਛੜਿ ਪਾਈ। 
ਆਯੋ ਹੋ_ਹਉ ਸੁ ਘਨੇ ਰਿਪ ਘੇਰਿ ਸਿਕਾਰ ਕੀ ਭਾਤਿ ਬਧੋ ਤਿਨ ਜਾਈ। ੭੮੪। 


ਤਬ ਹਉ ਉਪਮਾ ਤੁਮਰੀ ਕਰਹੋ ਕੁਬਲਿਯਾ ਗਿਰ ਕੋ ਤੁਮ ਜੋ ਮਰਿਹੋ। 
ਮੁਸਟਕ ਬਲ ਸਾਥ _ਚੌਡੂਰਹਿ ਸੋ _ਰੰਗਭੂਮਿ ਬਿਖੈ ਬਧ ਜਉ ਕਰਿਹੋ। 
ਫਿਰਿ ਕੰਸ ਬਡੇ ਅਪੁਨੇ ਰਿਪੁ ਕੋ ਗਹਿ ਕੇਸ ਤੇ ਪ੍ਰਾਨਨ ਕੋ ਹਰਿਹੋ। 
ਰਿਪੁ ਮਾਰਿ ਘਨੇ ਬਨ ਆਸੁਰ ਕੋ ਕਟਿ ਕਾਟਿ ਸਭੈ ਧਰ ਪੈ ਡਰਿਹੋ। ੭੮੫। 
ਦੰਹਰਾ 
ਇਹ ਕਹਿ ਨਾਰਦ ਕ੍ਰਿਸਨ ਸੋ ਬਿਦਾ ਭਯੋ ਮਨ ਮਾਹਿ। 
ਅਬ ਦਿਨ ਕੰਸਹਿ ਕੇ ਕਹਿਯੋ ਮ੍ਰਿਤ ਕੇ ਫੁਨਿ ਨਿਜਕਾਹਿ। ੭੮੬। 


/ਇੱਤ ਨੰ ਲਝੜ੍ਹ ਨਾਟਕ ਗੁੰਲੇ ਮਰ੍‌ਸਨਾਵਤਾਨੇ ਆਨੇ ਨਾਰਟ ਨੂ /ਨੈਸਨ ਨੂ: ਕੋ ਸਭ ਭੰਦ ਦਏ /ਠਾੰਨ /ਨਾਂਣਆ 
ਭਲੀ ਧਯ/ਣ _ਅਆਪਤਮ ਸਤ ਸੁਭਮ ਸਤ? 
ਅਥ ਬਿਸ੍ਹਾਸੁਰ ਦੈਤ ਜੁਧ 
ਦੰਹਰਾ 
ਖੇਲਤ ਗ੍ਰਾਰਨਿ ਸੋ ਕ੍ਰਿਸਨ ਆਦਿ ਨਿਰੰਜਨ _ਸੋਇ। 
ਹੈ ਮੇਢਾ ਤਸਕਰ ਕੋਊ ਕੋਊ ਪਹਰੂਆ ਹੋਇ। ੭੮੭। 
ਹਾਵੀਯਾਂ 
ਕੇਸਵ ਜੂ ਸੰਗ ਗ੍ਰਾਰਨਿ ਕੇ ਬ੍ਰਿਜ ਭੂਮਿ ਬਿਖੈ ਸੁਭ ਖੇਲ ਮਚਾਯੋ। 
ਗ੍ਹਾਰਨਿ ਦੇਖਿ ਤਬੈ ਬਿਸ੍ਹਾਸੁਰ ਹ੍ਹੈ ਚੁਰਵਾ ਤਿਨ ਭਛਨਿ ਆਯੋ। 
ਗਰਾਰ ਹਰੇ ਹਰਿ ਕੇ ਬਹੁਤੇ ਤਿਹ ਕੋ ਫਿਰਿ ਕੈ ਹਰਿ ਜੂ ਲਖਿ ਪਾਯੋ। 
ਧਾਇ ਕੈ ਤਾਹੀ ਕੀ ਗ੍ਰੀਵ ਗਹੀ ਬਲ ਸੈ ਧਰਨੀ ਪਰ ਮਾਰਿ _ਗਿਰਾਯੋ। ੭੮੮। 


੧. 


“ਅਥ ਮੁਨਿ ਨਾਰਦ ਕ੍ਰਿਸਨ ਜੂ ਪਹਿ ਆਏ” 


ਕ੍ਰਿਸਨਾਵਤਾਰ ੨੬੭ 


ਹੁਣ ਨਾਰਦ ਜੀ ਕ੍ਰਿਸ਼ਨ ਕੋਲ ਆਏ 
੭%/ੜਲ 
ਤਦ ਨਾਰਦ ਸ੍ਰੀ ਕਿਸ਼ਨ ਯੋਧੇ ਕੋਲ ਚਲ ਕੇ ਗਿਆ। ਮਾਨੋ ਪੇਟ ਭਰਨ ਲਈ ਭੁਖੇ 
ਪਿਆਸੇ (ਵਿਅਕਤੀ) ਨੇ ਪੇਟ ਭਰਨ ਦੀ (ਇੱਛਾ) ਕੀਤੀ ਹੋਵੇ। (ਫਿਰ) ਮੁਨੀ ਸਿਰ _ਨਿਵਾ 
ਕੇ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਬੈਠ ਗਿਆ ਅਤੇ ਮਨ ਦੇ ਵਿਚਾਰ ਨੂੰ ਕ੍ਰਿਸ਼ਨ ਦੇ ਨੇੜੇ 
ਹੋ ਕੇ ਕਿਹਾ।੭੮੩। 


ਨਾਵੰਯਾ 


੩ 
3 
ਰੰ 
ਤ੍ਰੈ 
ਹ 
੨ 
ਰਤ 
ਊਂ 


ਤਦ _ਵੀ ਮੈਂ ਤੁਹਾਡੀ ਉਪਮਾ ਕਰਾਂਗਾ _(ਜਦ) ਤੁਸੀਂ _ਗੁਵਲੀਆਪੀੜ ਨੂੰ ਮਾਰ 


ਅਤੇ _ਚੰਡੂਰ _ਨੂੰ ਬਲ ਪੂਰਵਕ _ਰੰਗ-ਭੂਮੀ _ਵਿਚ _ਮਾਰ _ਦਿਓਗੇ। 
ਫਿਰ ਆਪਣੇ ਵੱਡੇ ਵੈਰੀ ਕੰਸ ਨੂੰ ਕੇਸਾਂ ਤੋਂ ਪਕੜ ਕੇ ਉਸ ਦੇ ਪ੍ਰਾਣ ਹਰ ਲਵੋਗੇ। _ਬਹੁਤ 
ਸਾਰੇ ਵੈਰੀ ਮਾਰ ਕੇ ਦੈੱਤ ਬਨ ਨੂੰ 


ਰੂਪ ਵਢ ਕੇ ਧਰਤੀ ਉਤੇ ਸੁਟ _ਦਿਓਗੇ।੭੮੫। 

ਦੰਹਰਾ 
ਨਾਰਦ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਵਿਦਾ ਹੋ ਗਿਆ ਅਤੇ ਫਿਰ ਮਨ ਵਿਚ 
(ਵਿਚਾਰਨ ਲਗਾ) ਅਤੇ ਫਿਰ ਕਹਿਣ ਲਗਾ ਕਿ ਹੁਣ ਕੰਸ ਦੀ ਮੌਤ ਦੇ ਦਿਨ ਨੇੜੇ ਆ 


ਗਏ _ਹਨ।੭੮੬। 
/ਟਲੋਂ ਹਾੰ ਲਾੰਠ=੍ੂਹ ਨਾਟਕ ਗੁੰਠ ਦੇ #ਰ੍‌ਸਨਾਵਤਾਨ ਦਾ ਨੀ ਨਾਰਦ ਸਨ ਲੰ ਨੂੰ ਭਟ ਦੇ ਕੇ /ਵਦਾ ਗੋਂਏਆ” 
%ਆਹਆ7/ਟ _ਨਆਘਤ/ _ਅਭ ਲਭ _ਹੰ/ 


ਹੁਣ ਬਿਸ੍ਹਾਸੁਰ ਦੈਂਤ ਦੇ ਯੁਧ ਦਾ ਕਥਨ 


ਆਦਿ ਨਿਰੰਜਨ ਰੂਪ ਸਰੀ ਕ੍ਰਿਸ਼ਨ _ਗੋਪੀਆਂ ਨਾਲ _ਖੇਡ _ਰਿਹਾ ਹੈ। ਕੋਈ (ਗੋਪੀ) 
ਭੇਡੂ, _ਕੋਈ ਚੋਰ _ਅਤੇ _ਕੋਈ _ਪਹਿਰੇਦਾਰ _ਬਣੀ _ਹੋਈ _ਹੈ।੭੮੭। 


ਸ੍ਰੀ ਕ੍ਰਿਸ਼ਨ ਨੇ _ਗਵਾਲਿਆਂ ਨਾਲ _ਬੂਜਭੂਮੀ _ਵਿਚ _ਬਹੁਤ _ਚੋਗੀ _ਖੇਡ _ਮਚਾਈ 
ਹੈ। _ਗਵਾਲ _(ਬਾਲਕਾਂ) ਨੂੰ ਵੇਖ _ਕੇ ਤਦੋਂ ਬਿਸ੍ਹਾਸੁਰ ਚੋਰ _ਬਣ _ਕੇ ਉਨ੍ਹਾਂ ਨੂੰ ਖਾਣ 
ਆ ਗਿਆ। ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ _ਗਵਾਲ (ਬਾਲਕ) ਚੁਰਾ ਲਏ, _ਉਸ ਨੂੰ 
ਕੇ ਸੂਰੀ ਕ੍ਰਿਸ਼ਨ ਨੇ ਵੇਖ ਲਿਆ। (ਸ੍ਰੀ ਕ੍ਰਿਸ਼ਨ ਨੇ) ਭਜ ਕੇ ਉਸ ਦੀ ਗਰਦਨ ਪਕੜ 
ਅਤੇ _ਬਲ ਪੂਰਵਕ _(ਉਸ ਨੂੰ _) _ਧਰਤੀ _ਉਤੇ _ਪਟਕਾ _ ਮਾਰਿਆ।੭੮੮। 


ਐ ਕੈ & ਕੇ 


੨੬੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਬਿਸ੍ਹਾਸੁਰ ਕੋ _ਸਮਾਰ ਕੈ ਕਰਿ ਸਾਧਨ ਕੇ ਕਾਮ। 
ਹਲੀ ਸੰਗ ਸਭ ਗ੍ਰਾਰ ਲੈ ਆਏ ਨਿਸਿ ਕੋ ਧਾਮਿ। ੭੮੯ 
ਇਤ ਲੂੰ ਲਰੇਤੂ _ਨਟਕ` ਯੂੰਲੋ /ਕੈਲਨਾਵਤਾਰੇ /#ਲਹਾੁਰ ਦੌੜ 
ਲਧਹ _ਧਯ/ਇ _ਗਆਪਤਨਆ/ 
ਅਥ ਹਰਿ ਕੋ ਅਕ੍ਰ]ਰ ਮਥਰਾ ਕੋ ਲੈ ਜੈਥੋ 
ਹਵੀਯਾਂ 
ਰਿਪੁ ਕੋ ਹਰਿ ਮਾਰਿ ਗਏ ਜਬ ਹੀ ਅਕੂਰ ਕਿਧੌ ਚਲ ਕੈ ਤਹਿ ਆਯੋ। 
ਸ੍ਯਾਮ ਕੋ ਦੇਖਿ ਪ੍ਰਨਾਮ ਕਰਿਓ ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ। 
ਕੰਸ ਕਹੀ ਸੋਊ ਕੈ ਬਿਨਤੀ ਜਦੁਰਾ ਅਪੁਨੇ ਹਿਤ ਸਾਥ _ਰਿਝਾਯੋ। 
ਅੰਕੂਸ ਸੋ ਗਜ ਜਿਉ ਫਿਰੀਯੈ ਹਰਿ ਕੋ _ਤਿਮ ਬਾਤਨ ਤੇ ਹਿਰਿ ਲਿਆਯੋ। ੭੯0। 


ਸੁਨਿ ਕੈ ਬਤੀਯਾ ਤਿਹ ਕੀ ਹਰਿ ਜੂ ਪਿਤ ਧਾਮਿ ਗਏ ਇਹ ਬਾਤ ਸੁਨਾਈ 
ਮੋਹਿ ਅਥੈ ਅਕੂਰ ਕੈ ਹਾਥਿ ਬੁਲਾਇ ਪਠਿਓ ਮਥੁਰਾ ਹੂੰ ਕੇ ਰਾਈ। 

ਪੇਖਤ ਹੀ ਤਿਹ ਮੂਰਤਿ ਨੰਦ ਕਹੀ ਤੁਮਰੇ ਤਨ ਹੈ ਕੁਸਰਾਈ। 

ਕਾਹੇ ਕੀ ਹੈ ਕੁਸਰਾਤ ਕਹਿਯੋ ਇਹ _ਭਾਤਿ ਬੁਲਿਓ ਮੁਸਲੀਧਰ ਭਾਈ। _੭੯੧। 


ਅਥ ਮਥੁਰਾ ਮੈ ਹਰਿ ਕੋ ਆਗਮ 
ਹਾਵੀਲ” 
ਸੁਨਿ ਕੈ ਬਤੀਯਾ ਸੈਗਿ ਗ੍ਰਾਰਨ ਲੈ ਬ੍ਰਿਜਰਾਜ ਚਲਿਯੋ ਮਥੁਰਾ ਕੋ ਤਬੈ 
ਬਕਰੇ ਅਤਿ ਲੈ ਪੁਨਿ ਛੀਰ ਘਨੋ ਧਰ ਕੈ ਮੁਸਲੀਧਰ ਸ੍ਯਾਮ ਅਗੈ। 
ਤਿਹ ਦੇਖਤ ਹੀ ਸੁਖ ਹੋਤ ਘਨੋ ਤਨ ਕੋ ਜਿਹ ਦੇਖਤ ਪਾਪ ਭਗੈ। 
ਮਨੋ ਗ੍ਹਾਰਨ ਕੋ ਬਨ ਸੁੰਦਰ ਮੈ ਸਮ ਕੇਹਰਿ ਕੀ ਜਦੁਰਾਇ ਲਗੈ। ੭੯੨। 


ਦੰਹਰ” 
ਮਥੁਰਾ ਹਰਿ ਕੇ ਜਾਨ ਕੀ ਸੁਨੀ ਜਸੋਧਾ ਬਾਤ 
ਤਬੈ ਲਗੀ ਰੋਦਨ ਕਰਨ ਭੂਲਿ ਗਈ ਸੁਧ ਸਾਤ। ੭੯੩। 
ਹਾਵੀਯ” 
ਰੋਵਨ ਲਾਗ ਜਬੈ ਜਸੁਧਾ ਅਪੁਨੇ ਮੁਖਿ ਤੇ ਇਹ ਭਾਤਿ ਸੋ ਭਾਖੈ 
ਕੋ ਹੈ ਹਿਤੂ ਹਮਰੋ ਬ੍ਰਿਜ ਮੈ ਚਲਤੇ ਹਰਿ ਕੋ ਬ੍ਰਿਜ ਮੈ ਫਿਰਿ ਰਾਖੈ 
ਐਸੋ ਕੋ ਢੀਠ ਕਰੈ ਜੀਯ ਮੋ ਨ੍ਰਿਪ ਸਾਮੁਹਿ ਜਾ ਬਤੀਯਾ ਇਹ ਭਾਖੈ 
ਸੋਕ ਭਰੀ ਮੁਰਝਾਇ ਗਿਰੀ ਧਰਨੀ ਪਰ ਸੋ _ਬਤੀਯਾ ਨਹਿ _ਭਾਥੈ। ੭੯੪। 


ਕ੍ਰਿਸਨਾਵਤਾਰ ੨੬੯ 


ਦੰਹਰ” 
ਬਿਸ੍ਹਾਸੁਰ ਦੈਂਤ ਨੂੰ ਮਾਰ ਕੇ ਅਤੇ ਸਾਧਾਂ ਦਾ ਕੰਮ ਕਰ ਕੇ ਬਲਰਾਮ _ਅਤੇ _ਗਵਾਲ 
(ਬਾਲਕਾਂ) ਨੂੰ ਨਾਲ ਲੈ _ਕੇ ਰਾਤ ਨੂੰ ਘਰ ਆ ਗਏ।੭੮੯। 
/ਏਲੋ ਨੰ ਯਾਝੇਤ੍ਹ ਨਟਕਾ ਗੂਰੰਨ ਦੇ /ਨਰੈਸ਼ਨਾਵਤਾਰਾ ਦੇ /ਭੈਨੂਲ਼ਰ ਦੈਂਤ ਦੇ 
ਲਹ ਵਾਲਾ _ਅ5%7ਲ _ਨਆਘਤ/ 


ਕੇ 
ਕਹੀ ਸੀ, ਓਹੀ ਬੇਨਤੀ ਕਰ ਕੇ (ਉਸ ਨੇ) ਆਪਣੇ 
ਪ੍ਰ ਲਿਆ। ਜਿਸ ਤਰ੍ਹਾਂ _ਅੰਕਸ਼ ਨਾਲ ਹਾਥੀ ਨੂੰ ਮੋੜ 
ਲਈਦਾ _ਹੈ, _ਉਸੇ _ਤਰ੍ਹਾਂ _ਗੱਲਾਂ _ਨਾਲ _ ਸ੍ਰੀ ਕ੍ਰਿਸ਼ਨ ਨੂੰ ਹਰ _ਲਿਆਇਆ।੭੯0। 

ਉਸ ਦੀ ਗੱਲ ਸੁਣ ਕੇ, ਕ੍ਰਿਸ਼ਨ ਜੀ ਪਿਤਾ ਦੇ ਘਰ ਚਲੇ ਗਏ ਅਤੇ ਇਹ (ਸਾਰੀ) 
ਗੌਲ ਜਾ_ਦਸੀ ਕਿ ਮੈਨੂੰ ਮਥੁਰਾ ਦੇ ਰਾਜੇ (ਕੰਸ) ਨੇ ਹੁਣੇ ਅਕਰੂਰ ਦੇ ਹੱਥੀਂ ਸਦ ਭੇਜਿਆ 
ਹੈ। ਉਸ ਦੇ ਸਰੂਪ ਨੂੰ ਵੇਖਦਿਆਂ ਹੀ ਨੰਦ ਨੇ ਕਿਹਾ ਕਿ ਤੇਰੇ ਸ਼ਰੀਰ ਦੀ ਖੈਰ _ਬੈਰੀਅਤ 
ਤਾਂ ਹੈ। _ਬਲਰਾਮ ਨੇ _ਕਿਹਾ -- ਕਾਹਦੀ ਖ਼ੈਰ ਕਿ ਇਸ ਤਰ੍ਹਾਂ (ਉਸ ਨੇ) ਬੁਲਾ ਭੇਜਿਆ 
ਹੰ।੭੯੧। 


ਮਾ | 
ਕੈ 
ਦਹ 
ਹੂੰ 
ਤੋ ੩ 


ਹੁਣ ਮਥਰਾ ਵਿਚ ਸਰੀ ਕ੍ਰਿਸ਼ਨ ਦੇ ਆਗਮਨ ਦਾ ਕਥਨ 


ਨਾਵੰਯਾ 


ਸ੍ਰੀ 
ਕ੍ਰਿਸ਼ਨ ਮਥੁਰਾ ਨੂੰ ਚਲ _ਪਏ। (ਭੇਟ ਕਰਨ ਲਈ) _ਬਹੁਤ ਸਾਰੇ _ਬਕਰੇ ਅਤੇ _ਕਾਫੀ _ਸਾਰਾ 
ਨ ਪਏ। ਉਨ੍ਹਾਂ ਨੂੰ ਬਹੁਤ 


ਸੁਖ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਟੇ ਤਕ ਕੇ ਸ਼ਰੀਰ ਦੇ ਪਾਪ ਭਜ ਜਾਂਦੇ ਹਨ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _ਗਵਾਲਿਆਂ ਦੇ ਸੁੰਦਰ ਬਨ _ਵਿਚ ਸ੍ਰੀ ਕ੍ਰਿਸ਼ਨ ਸ਼ੇਰ ਵਾਂਗ ਲਗਦੇ 
ਹੌਣ।੭੯੨। 

ਦੰਹਰਾ 


ਜਦੋਂ _ਜਸੋਧਾ _ਰੋਣ _ਲਗੀ _ਤਾਂ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿਣ _ਲਗੀ। _ਸਾਡਾ 

ਹੈ ਜੋ (ਮਥੁਰਾ ਨੂੰ) ਜਾਂਦੇ ਹੋਏ ਕ੍ਰਿਸ਼ਨ ਨੂੰ ਫਿਰ ਰਖ _ਲਵੇ। ਅਜਿਹਾ 
ਕੇ ਰਾਜੇ ਦੇ ਸਾਹਮਣੇ ਜਾ ਕੇ ਇਹ ਗੱਲ ਕਹੇ। ਦੁਖ ਨਾਲ ਭਰੀ 
ਧਰਤੀ ਉਤੇ ਡਿਗ ਪਈ ਅਤੇ (ਮੂੰਹ ਤੋਂ) ਕੋਈ ਗੱਲ ਨਹੀਂ ਕਹਿ 


3 
6 
੧ ਕੇ 


੨੭0 


ਸੀ _ਦਸਮ-ਗ੍ਰੰਥ _ਸਾਹਿਬ 


ਬਾਰਹ ਮਾਸ ਰਖਿਯੋ ਉਦਰੈ ਮਹਿ ਤੇਰਹਿ ਮਾਸ ਭਏ ਜੋਊ ਜਈਯਾ। 

ਪਾਲਿ ਬਡੋ ਜੁ ਕਰਿਯੋ ਤਬ ਹੀ ਹਰਿ ਕੋ ਸੁਨਿ ਮੈ ਮੁਸਲੀਧਰ ਭਯਾ। 

ਤਾਹੀ ਕੇ ਕਾਜ ਕਿਧੌ ਨ੍ਰਿਪ ਵਾ ਬਸੁਦੇਵ ਕੋ ਕੈ ਸੁਤ ਬੋਲਿ ਪਠਈਜਯਾ। 

ਪੈ ਹਮਰੇ ਘਟ ਭਾਗਨ ਕੇ ਘਰਿ ਭੀਤਰ ਪੈ ਨਹੀ ਸ੍ਯਾਮ ਰਹਈਯਾ। ੭੯੫। 


ਅਥ ਬ੍ਰਿਹ ਨਾਟਕ _ਲਿਖਯਤੇ” 
ਦਹਰਾ” 
ਰਥ ਊਪਰ ਮਹਾਰਾਜ ਗੇ ਰਥਿ ਚੜਿ ਕੈ ਤਜਿ ਗ੍੍‌ਹ। 
ਗੋਪਿਨ ਕਥਾ ਬ੍ਰਿਲਾਪ ਕੀ ਭਈ ਸੰਤ ਸੁਨਿ ਲੇਹੁ। ੭੯੬। 


ਸਵੰਯਾ 
ਜਬ ਹੀ ਚਲਿਬੇ ਕੀ ਸੁਨੀ ਬਤੀਯਾ ਤਬ ਗ੍ਰਾਰਨਿ ਨੈਨ ਤੇ ਨੀਰ ਢਰਿਯੋ 
ਗਿਨਤੀ ਤਿਨ ਕੇ ਮਨ ਬੀਚ ਭਈ ਮਨ ਕੋ ਸਭ ਆਨੰਦ ਦੂਰ ਕਰਿਯੋ 
ਜਿਤਨੋ ਤਿਨ ਮੈ ਰਸ ਜੋਬਨ ਥੋ ਦੁਖ ਕੀ ਸੋਈ ਈਧਨ ਮਾਹਿ _ਜਰਿਯੋ 
ਤਿਨ ਤੇ ਨਹੀ ਬੋਲਿਯੋ ਜਾਤ ਕਛੂ ਮਨ ਕਾਨ੍ਹ ਕੀ ਪ੍ਰੀਤਿ ਕੇ ਸੰਗ ਜਰਿਯੋ। ੭੯੭ 


ਜਾ ਸੈਗਿ ਗਾਵਤ ਥੀ ਮਿਲਿ ਗੀਤ ਕਰੈ ਮਿਲਿ ਕੈ ਜਿਹ ਸੈਗਿ ਅਖਾਰੇ। 

ਜਾ ਹਿਤ ਲੋਗਨ ਹਾਸ ਸਹਿਯੋ ਤਿਹ ਸੈਗਿ ਫਿਰੈ ਨਹਿ ਸੰਕ ਬਿਚਾਰੇ। 

ਜਾ ਹਮਰੋਂ ਅਤਿ ਹੀ ਹਿਤ ਕੈ ਲਰਿ ਆਪ ਬਲੀ ਤਿਨਿ ਦੈਤ ਪਛਾਰੇ 

ਸੋ ਤਜਿ ਕੈ ਬ੍ਰਿਜ ਮੰਡਲ ਕਉ ਸਜਨੀ ਮਥੁਰਾ ਹੂੰ ਕੀ ਓਰਿ ਪਧਾਰੇ। ੭੯੮ 
ਜਾਹੀ ਕੇ _ਸੈਗਿ ਸੁਨੋ ਸਜਨੀ ਹਮਰੋ ਜਮਨਾ ਤਟਿ_ਨੇਹੋਂ ਭਯੋ ਹੈ 

ਤਾਹੀ ਕੇ ਬੀਚ ਰਹਿਯੋ ਗਡ ਕੈ ਤਿਹ ਤੇ ਨਹੀ ਛੂਟਨ ਨੈਕੁ ਗਯੋ ਹੈਂ 

ਤਾ ਚਲਬੇ ਕੀ ਸੁਨੀ ਬਤੀਯਾ ਅਤਿ ਹੀ ਮਨ ਭੀਤਰ ਸੋਕ ਛਯੋ ਹੈ 

ਸੋ ਸੁਨੀਯੈ ਸਜਨੀ ਹਮ ਕਉ ਤਜਿ ਕੈ ਬ੍ਰਿਜ ਕਉ ਮਥਰਾ ਕੋ ਗਯੋ ਹੈ। ੭੯੯ 
ਅਤਿ ਹੀ ਹਿਤ ਸਿਉ ਸੰਗ ਖੇਲਤ ਜਾ ਕਬਿ ਸ੍ਯਾਮ ਕਹੈ ਅਤਿ ਸੁੰਦਰ ਕਾਮਨਿ। 
ਰਾਸ ਕੀ ਭੀਤਰ ਯੌ _ਲਸਕੈ ਰੁਤਿ ਸਾਵਨ ਕੀ _ਚਮਕੈ ਜਿਮ _ਦਾਮਨਿ 

ਚੰਦ ਮੁਖੀ ਤਨ ਕੰਚਨ ਸੇ ਦ੍ਰਿਗ ਕੰਜ ਪੂਭਾ ਜੁ _ਚਲੈ ਗਜਿ _ਗਾਮਨਿ। 

ਤ੍ਯਾਗਿ ਤਿਨੈ ਮਥੁਰਾ _ਕੋ_ਚਲਿਯੋ _ਜਦੁਰਾਇ ਸੁਨੋ _ਸਜਨੀ ਅਬ _ਧਾਮਨਿ। ੮00। 
ਕੰਜ ਮੁਖੀ ਤਨ ਕੰਚਨ ਸੇ ਬਿਰਲਾਪ ਕਰੈ ਹਰਿ ਸੋ ਹਿਤ ਲਾਈ। 

ਸੋਕ ਭਯੋ ਤਿਨ ਕੇ ਮਨ ਬੀਚ ਅਸੋਕ ਗਯੋ _ਤਿਨ ਹੂੰ ਤੇ ਨਸਾਈ। 

ਭਾਖਤ ਹੈ ਇਹ ਭਾਤਿ ਸੁਨੋ ਸਜਨੀ ਹਮ ਤ੍ਯਾਗਿ ਗਯੋ _ਹੈ ਕਨ੍ਹਾਈ 

ਆਪ ਗਏ ਮਥੁਰਾ ਪੁਰ ਮੈ ਜਦੁਰਾਇ ਨ ਜਾਨਤ ਪੀਰ ਪਰਾਈ। ੮0੧। 


੧. 
ਛੰਦ 


ਇਹ 
ਦੇਵੀ 


ਉਕਤੀ ਕਈ ਬੀੜਾਂ ਵਿਚ ਨਹੀਂ ਹੈ ੨. ਕਈ ਬੀੜਾਂ ਵਿਚ ਇਸ ਤੋਂ ਪਹਿਲਾਂ ਛੇ ਭੁਜੰਗ ਪ੍ਰਯਾਤ 


ਦੀ ਉਸਤਤ ਬਾਰੇ ਲਿਖੇ _ਮਿਲਦੇ ਹਨ ੩. _'ਕ੍ਰਿਸਨ _ਹਲੀ ਤਹਿ _ਐਗੇ” 


ਕ੍ਰਿਸਨਾਵਤਾਰ ੨੭੧ 


ਜਿਸ ਨੂੰ ਬਾਰ੍ਹਾਂ ਮਹੀਨੇ ਪੇਟ ਵਿਚ ਰਖਿਆ ਅਤੇ ਜਿਸ ਨੂੰ _ਜਨਮਿਆਂ ਤੇਰ੍ਹਾਂ ਮਹੀਨੇ 
ਭਾਈ 


ਹੋਏ ਹਨ। ਤਦ ਤੋਂ ਕ੍ਰਿਸ਼ਨ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਅਤੇ ਜੋ _ਬਲਰਾਮ ਦਾ 
ਸੁਣੀਦਾ ਹੈ। ਉਸ ਦੇ (ਕਿਸੇ) ਕੰਮ ਲਈ, ਜਾਂ ਬਸੁਦੇਵ ਦਾ ਪੁਤਰ ਜਾਣ ਕੇ ਰਾਜੇ ਨੇ 
ਉਸ ਨੂੰ ਬੁਲਾ ਭੇਜਿਆ ਹੈ। ਪਰ _ਸਾਡੇ _ਭਾਗ-ਹੀਣਾਂ ਦੇ ਘਰ ਦੇ ਅੰਦਰ ਕ੍ਰਿਸ਼ਨ ਨਹੀਂ ਰਹਿ 


ਸਕਦੇ।੭੯੫। 


ਹੁਣ ਬਿਰਹ ਨਾਟਕ ਲਿਖਦੇ ਹਾਂ 


ਸ੍ਰੀ ਕ੍ਰਿਸ਼ਨ (ਅਤੇ _ਬਲਰਾਮ) _ਰਥ _ਉਪਰ _ਚੜ੍ਹ _ਕੇ ਅਤੇ ਘਰ ਛਡ _ਕੇ (ਮਥੁਰਾ) 
ਚਲੇ _ਗਏ। (ਉਨ੍ਹਾਂ ਦੇ ਵਿਯੋਗ _ਵਿਚ) _ਗੋਪੀਆਂ ਦੇ ਵਿਰਲਾਪ ਦੀ ਜੋ ਕਥਾ ਹੋਈ ਸੀ, 
ਉਹ _ ਸੰਤ _ ਜਨੋ! ਸੁਣ _ ਲਵੋ।੭੯੬ 


ਕੇ _ਪਛਾੜੇ _ਸਨ। _ਹੇ __ਸਜਨੀ! ਉਹ _ਬੂਜ-ਮੰਡਲ ਨੂੰ 


ਵਿਚ ਬਹੁਤ ਗ਼ਮ ਛਾ ਗਿਆ ਹੈ। ਹੇ ਸਜਨੀ 


ਕਵੀ ਸ਼ਿਆਮ ਕਹਿੰਦੇ ਹਨ, ਜਿਸ ਨਾਲ ਬਹੁਤ ਹਿਤ ਕਰ ਕੇ ਅਤਿ ਸੁੰਦਰ ਗੋਪੀਆਂ 
ਖੇਡਦੀਆਂ _ਸਨ। (ਰਾਸ ਦੀ ਖੇਡ ਵਿਚ ਜਿਨ੍ਹਾਂ ਦਾ ਸ਼ਰੀਰ) ਇਸ ਤਰ੍ਹਾਂ ਚਮਕਦਾ ਸੀ, ਜਿਵੇਂ 
ਸਾਵਣ ਦੀ ਰੁਤ ਵਿਚ ਬਿਜਲੀ ਚਮਕਦੀ ਹੈ। (ਜਿਨ੍ਹਾਂ ਦੇ) ਮੁਖ ਚੰਦਰਮਾ ਵਰਗੇ, ਸ਼ਰੀਰ ਸੋਨੇ 
ਵਰਗੇ, ਨੈਣਾਂ _ਦੀ ਸ਼ੋਭਾ ਕਮਲ ਵਰਗੀ ਹੈ ਅਤੇ ਜੋ ਹਾਥੀ ਜਿਹੀ (ਮਸਤ) ਚਾਲ _ਚਲਦੀਆਂ 
ਹਨ। ਹੇ ਸਜਨੀ! ਸੁਣੋ, ਸ੍ਰੀ ਕ੍ਰਿਸ਼ਨ ਹੁਣ ਘਰ ਨੂੰ ਛਡ ਕੇ ਮਥੁਰਾ ਨੂੰ ਚਲਾ ਗਿਆ ਹੈ।੮00। 


ਕਮਲ _ ਜਿਹੇ _ਮੁਖ _ਅਤੇ ਸੋਨੇ _ਵਰਗੇ _ਸ਼ਰੀਰ _ਵਾਲੀਆਂ _(ਗੋਪੀਆਂ) ਕ੍ਰਿਸ਼ਨ _ਨਾਲ 
ਪ੍ਰੌਮ ਪਾ ਕੇ ਵਿਰਲਾਪ _ਕਰ _ਰਹੀਆਂ _ਹਨ। ਉਨ੍ਹਾਂ ਦੇ _ਮਨ ਵਿਚ ਸੋਗ ਭਰ ਗਿਆ ਹੈ 
ਅਤੇ ਖੁਸ਼ੀ ਉਨ੍ਹਾਂ _ਕੋਲੋਂ ਭਜ ਗਈ ਹੈ। ਹੇ ਸਜਨੀ! ਸੁਣੋ, ਇਸ ਤਰ੍ਹਾਂ ਕਹਿੰਦੀਆਂ ਹਨ ਕਿ 
ਸਾਨੂੰ ਕ੍ਰਿਸ਼ਨ ਤਿਆਗ _ਕੇ ਚਲਾ ਗਿਆ ਹੈ। ਆਪ ਤਾਂ ਮਥੁਰਾ ਨਗਰ _ਵਿਚ _ਚਲੇ _ਗਏ 
ਹਨ, _ (ਉਹ) ਕ੍ਰਿਸ਼ਨ ਪਰਾਈ _ਪੀੜ _ ਨੂੰ ਸਮਝਦੇ _ਹੀ ਨਹੀਂ _ਹਨ।੮0੧। 


ਦ ੭੨ 


ਸੀ _ਦਸਮ-ਗ੍ਰੰਥ _ਸਾਹਿਬ 


ਅੰਗ ਬਿਥੈ ਸਜ ਕੈ ਭਗਵੇ ਪਟ ਹਾਥਨ ਮੈ ਚਿਪੀਆ ਹਮ ਲੈ ਹੈ। 

ਸੀਸ ਧਰੈ ਗੀ _ਜਟਾ ਅਪੁਨੇ ਹਰਿ ਮੂਰਤਿ ਭਿਛ ਕਉ ਮਾਗ ਅਘੈ ਹੈ। 

ਸ੍ਯਾਮ ਚਲੈ ਜਿਹ ਠਉਰ ਬਿਖੈ ਹਮਹੂੰ ਤਿਹ ਠਉਰ ਬਿਖੈ ਚਲਿ ਜੈ ਹੈ। 
ਤ੍ਯਾਗ ਕਰਿਯੋ ਹਮ ਧਾਮਿਨ ਕੋ ਸਭ ਹੀ ਮਿਲ ਕੈ ਹਮ ਜੋਗਿਨ ਹੈ ਹੈ। ੮0੨। 


ਬੋਲਤ ਗ੍ਰਾਰਨਿ _ਆਪਸਿ ਮੈ _ਸੁਨੀਯੈ _ਸਜਨੀ ਹਮ _ਕਾਮ _ਕਰੈਗੀ। 
ਤ੍ਯਾਗ _ਕਹਿਯੋ ਹਮ _ਧਾਮਨ ਕਉ ਚਿਪੀਆ ਗਹਿ ਸੀਸ _ਜਟਾਨ ਧਰੈਗੀ। 
ਕੈ ਬਿਖ ਖਾਇ ਮਰੈਗੀ ਕਹਿਯੋ ਨਹਿ _ਬੂਡ ਮਰੈ ਨਹੀ ਜਾਇ ਜਰੈਗੀ। 
ਮਾਨ ਬਯੋਗ ਕਹੈ ਸਭ ਗ੍ਰਾਰਨਿ ਕਾਨ੍ਹ ਕੇ ਸਾਥ ਤੇ ਪੈ ਨ ਟਰੇਗੀ। ੮0੩। 


ਜਿਨ ਹੂੰ ਹਮਰੇ ਸੈਗਿ ਕੇਲ ਕਰੇ ਬਨ ਬੀਚ ਦਏ ਹਮ ਕਉ ਸੁਖ ਭਾਰੇ। 
ਜਾ ਹਮਰੇ ਹਿਤ ਹਾਸ ਸਹਯੈ ਹਮਰੇ ਹਿਤ ਕੈ ਜਿਨਿ ਦੈਤ ਪਛਾਰੇ। 
ਰਾਸ ਬਿਖੈ ਜਿਨਿ ਗ੍ਰਾਰਨਿ ਕੇ ਮਨ ਕੇ ਸਭ ਸੋਕ ਬਿਦਾ ਕਰਿ ਡਾਰੇ। 
ਸੋ_ਸੁਨੀਯੈ ਹਮਰੇ ਹਿਤ ਕੋ ਤਜਿ ਕੈ ਸੁ ਅਬੈ ਮਥੁਰਾ ਕੋ _ਪਧਾਰੇ। ੮0੪। 


ਮੁੰਦ੍ਰਿਕਕਾ ਪਹਰੈ ਹਮ _ਕਾਨਨ ਅੰਗ ਬਿਖੈ ਭਗਵੇ ਪਟ ਕੈ ਹੈ। 

ਹਾਥਨ ਮੈ ਚਿਪੀਆ ਧਰਿ ਕੈ ਅਪਨੇ ਤਨ ਬੀਚ ਬਿਭੂਤ ਲਗੈ ਹੈ। 

ਪੈ ਕਸਿ ਕੈ ਸਿੰਕੀਆ ਕਟਿ ਮੈ ਹਰਿ ਕੋ ਸੈਗਿ ਗੋਰਖ ਨਾਥ ਜਗੈ ਹੈ। 
ਗ੍ਰਾਰਨੀਆ ਇਹ _ਭਾਤਿ ਕਹੈ ਤਜਿ ਕੈ ਹਮ ਧਾਮਨ ਜੋਗਿਨ ਹ੍ਹੈ ਹੈ। ੮0੫। 


ਕੈ ਬਿਖ ਖਾਇ ਮਰੈ ਗੀ ਕਹਿਯੋ ਅਪੁਨੇ ਤਨ ਕੋ ਨਹਿ ਘਾਤ ਕਰੈ ਹੈ। 
ਮਾਰਿ ਛੁਰੀ ਅਪੁਨੇ ਤਨ ਮੈ ਹਰਿ ਕੇ ਹਮ ਊਪਰ ਪਾਪ ਚੜੈ ਹੈ। 

ਨਾਤੁਰ ਬੁਹਮ ਕੇ ਜਾ ਪੁਰ ਮੈ ਬਿਰਥਾ ਇਹ ਕੀ ਸੁ ਪੁਕਾਰਿ ਕਰੈ ਹੈ। 
ਗ੍ਰਾਰਨੀਯਾ ਇਹ ਭਾਤਿ ਕਹੈ ਬ੍ਰਿਜ ਤੇ ਹਰਿ ਕੋ ਹਮ ਜਾਨਿ ਨ ਦੈਹੈ। ੮0੬। 


ਸੇਲੀ ਡਰੈ ਗੀ ਗਰੈ ਅਪੁਨੇ ਬਟੂਆ ਅਪੁਨੇ ਕਟਿ ਸਾਥ ਕਸੈ ਹੈ। 
ਲੈ ਕਰਿ ਬੀਚ ਤਿਰਿਸੂਲ ਕਿਧੌ ਫਰੂਆ ਤਿਹ ਸਾਮੁਹੇ ਰੂਪ ਜਗੈ ਹੈ। 
ਘੋਟ ਕੈ ਤਾਹੀ ਕੇ ਧ੍ਯਾਨ ਕੀ ਭਾਂਗ ਕਹੈ ਕਬਿ ਸ੍ਯਾਮ ਸੁ ਵਾਹੀ ਚੜੈ ਹੈ। 
ਗ੍ਰਾਰਨੀਯਾ ਇਹ _ਭਾਤਿ ਕਹੈ ਨ ਰਹੈ ਹਮ ਧਾਮਨ ਜੋਗਿਨ ਹੂ ਹੈ। ੮0੭। 


ਧੂਮ ਡਰੈ ਤਿਹ ਕੇ ਗ੍ਰਿਹ ਸਾਮੁਹੇ ਅਉਰ ਕਛੂ ਨਹਿ ਕਾਰਜ ਕੈ_ਹੈ। 

ਧ੍ਯਾਨ ਧਰੈ ਗੀ ਕਿਧੌ ਤਿਹ ਕੌ ਤਿਹ ਧ੍ਯਾਨ ਕੀ ਭਾਗਹਿ ਸੋ_ਮਤਿ ਹ੍ਹੈ _ਹੈ। 
ਲੈ ਤਿਹ ਕੈ ਫੁਨਿ ਪਾਇਨ ਧੂਰਿ ਕਿਧੌ ਸੁ ਬਿਭੂਤ ਕੀ ਠਉਰ ਚੜੈ ਹੈ। 

ਕੈ ਹਿਤ ਗ੍ਰਾਰਨਿ ਐਸੋ ਕਹੈ ਤਜਿ ਕੈ ਗ੍ਰਿਹ ਕਉ ਹਮ ਜੋਗਿਨ ਹ੍ਹੈ ਹੈ। ੮0੮। 


ਕ੍ਰਿਸਨਾਵਤਾਰ ੨੭੩ 


ਚ 


ਸ਼ਰੀਰ ਉਤੇ ਭਗਵੇਂ ਬਸਤੁ _ਧਾਰਨ ਕਰ _ਕੇ ਹੱਥਾਂ ਵਿਚ _ਚਿੱਪੀਆਂ _(ਖੌਪਰ) 


ਮੰਗ 
ਉਸ ਥਾਂ ਉਤੇ ਚਲੀਆਂ _ਜਾਵਾਂਗੀਆਂ। ਅਸੀਂ ਘਰਾਂ 
ਜੋਗਣਾਂ ਹੋਂ __ਜਾਵਾਂਗੀਆਂ।੮0੨। 

ਵਿਚ ਬੋਲਦੀਆਂ ਹਨ _-- ਹੇ ਸਖੀ! ਸੁਣੋ, ਅਸੀਂ (ਇਹ) ਕੰਮ 
ਕਰਾਂਗੀਆਂ। _ਕਹਿਣ _ਲਗੀਆਂ _ਕਿ ਅਸੀਂ ਘਰਾਂ ਨੂੰ ਤਿਆਗ ਕੇ, _ਚਿੱਪੀਆਂ ਨੂੰ ਫੜ ਕੇ 
ਸਿਰਾਂ _ਉਤੇ _ਜਟਾਵਾਂ ਰਖ _ਲਵਾਂਗੀਆਂ। (ਕਿਸੇ ਨੇ) ਕਿਹਾ--ਜਾਂ ਤਾਂ ਵਿਸ਼ ਖਾ ਕੇ ਮਰ 
ਜਾਵਾਂਗੀ, ਜਾਂ _ਡੁਬ _ਮਰਾਂਗੀ ਜਾਂ ਜਾ ਕੇ _ਸੜ _ਜਾਵਾਂਗੀ। _ਵਿਯੋਗ _ਨੂੰ ਮੰਨ _ਕੇ ਸਾਰੀਆਂ 
ਗੋਪੀਆਂ ਕਹਿੰਦੀਆਂ ਹਨ ਕਿ _ਅਸੀਂ ਕ੍ਰਿਸ਼ਨ ਦੇ _ਨਾਲ ਜਾਣ ਤੋਂ ਨਹੀਂ _ਟਲਾਂਗੀਆਂ।੮0੩। 
ਜਿਸ ਨੇ ਬਨ ਵਿਚ (ਸਾਡੇ) ਨਾਲ _ਕੇਲ-ਕ੍ਰੀੜਾ ਕਰ ਕੇ ਸਾਨੂੰ ਬਹੁਤ ਅਧਿਕ ਸੁਖ 

ਨੇ ਸਾਡੇ 


ਦਿੱਤੇ ਹਨ। ਜਿਸ ਹਿਤ ਕਰ ਕੇ (ਲੋਕਾਂ ਦਾ) ਹਾਸਾ ਸਹਿਨ ਕੀਤਾ ਹੈ ਅਤੇ ਜਿਸ 
ਨੇ ਸਾਡੇ ਹਿਤ ਕਰ ਕੇ ਦੈਂਤ ਪਟਕਾ ਮਾਰੇ _ਹਨ। ਜਿਸ ਨੇ ਰਾਸ ਵਿਚ ਗੋਪੀਆਂ ਦੇ ਮਨ 
ਦੇ ਸਾਰੇ ਸੋਗ ਦੂਰ ਕਰ ਦਿੱਤੇ ਹਨ। ਸੁਣਿਆ ਹੈ, ਉਹ ਸਾਡੇ ਹਿਤ ਨੂੰ ਛਡ ਕੇ ਹੁਣ ਮਥੁਰਾ 


ਚਲਾ ਗਿਆ ਹੈ।੮0੪। 
ਲਵਾਂਗੀਆਂ। _ ਹੱਥਾਂ _ਵਿਚ _ ਚਿੱਪੀਆਂ _ਧਾਰਨ _ਕਰ _ਕੇ ਆਪਣੇ ਸ਼ਰੀਰ _ਉਤੇ _ਸੁਆਹ _ ਮਲ 
ਲਵਾਂਗੀਆਂ। _ਲਕ _ ਨਾਲ _ਸਿੰਗੀਆਂ ਕਸ _ਕੇ (ਬੰਨ੍ਹ _ਲਵਾਂਗੀਆਂ) ਅਤੇ ਸ੍ਰੀ ਕ੍ਰਿਸ਼ਨ _ਨਾਲ 
ਜੋਗਣਾਂ ਹੋਕੇ _ਗੋਰਖਨਾਬ _ਦੀ _ 'ਅਲੱਖ” _ਜਗਾਵਾਂਗੀਆਂ। _ਗੋਪੀਆਂ (ਆਪਸ _ਵਿਚ) _ਇਸ 
ਤਰ੍ਹਾਂ _ਕਹਿੰਦੀਆਂ ਹਨ ਕਿ ਘਰਾਂ ਨੂੰ ਛਡ ਕੇ ਅਸੀਂ ਜੋਗਣਾਂ ਹੋ ਜਾਵਾਂਗੀਆਂ।੮0੫। 
(ਫਿਰ ਕਈ ਇਕ) ਕਹਿਣ ਲਗੀਆਂ--ਜਾਂ ਤਾਂ ਵਿਸ਼ ਖਾ ਕੇ ਮਰ ਜਾਵਾਂਗੀਆਂ, ਨਹੀਂ 
ਤਾਂ ਆਪਣੇ ਸ਼ਰੀਰ _ਦਾ ਘਾਤ ਕਰ _ਲਵਾਂਗੀਆਂ। ਆਪਣੇ ਸ਼ਰੀਰ ਵਿਚ ਛੁਰੀ ਮਾਰ ਕੇ, 
ਕ੍ਰਿਸ਼ਨ _ਉਪਰ _ ਅਸੀਂ _(ਆਤਮ-ਘਾਤ) _ਦਾ _ਪਾਪ _ਚੜ੍ਹਾਵਾਂਗੀਆਂ। _ਨਹੀਂ__ਤਾਂ _ਬੂਹਮ-ਲੋਕ 
ਵਿਚ ਜਾ ਕੇ ਇਸ ਦੀ (ਦਿੱਤੀ ਹੋਈ) ਪੀੜ _ਬਾਰੇ _ਪੁਕਾਰ _ਕਰਾਂਗੀਆਂ। _ਗੋਪੀਆਂ ਇਸ 
ਤਰ੍ਹਾਂ _ਕਹਿਣ ਲਗੀਆਂ _ਕਿ ਅਸੀਂ ਕ੍ਰਿਸ਼ਨ ਨੂੰ _ਬੂਜ _ਤੋਂ ਜਾਣ _ਨਹੀਂ __ਦੇਵਾਂਗੀਆਂ।੮0੬। 
ਆਪਣੇ _ਗਲੇ ਵਿਚ _ਸੇਲੀਆਂ _ਪਾ _ਲਵਾਂਗੀਆਂ _ਅਤੇ _ ਆਪਣੇ _ਲਕ _ਨਾਲ _ਬਟੂਏ 
(ਸੁਆਹ ਦੀਆਂ _ਥੈਲੀਆਂ) ਬੰਨ੍ਹ __ਲਵਾਂਗੀਆਂ। _ਆਪਣੇ ਹੱਥ _ਵਿਚ _ਤ੍ਰਿਸ਼ੂਲ ਜਾਂ _ਫਹੌੜੀ ਲੈ 
ਕੇ ਉਸ ਦੇ ਸਾਹਮਣੇ ਧੂਪ _ਜਗਾਵਾਂਗੀਆਂ। _ਕਵੀ _ਸ਼ਿਆਮ _ਕਹਿੰਦੇ ਹਨ, _ਉਸ _ਦੇ ਧਿਆਨ 
ਦੀ ਭੰਗ _ਘੋਟ ਕੇ, _ਉਸ ਨੂੰ ਭੋਗ _ਲਗਾਵਾਂਗੀਆਂ। _ਗੋਪੀਆਂ _ਇਸ _ਤਰ੍ਹਾਂ ਕਹਿੰਦੀਆਂ _ਹਨ 
ਕਿ ਅਸੀਂ (ਕ੍ਰਿਸ਼ਨ ਤੋਂ ਬਿਨਾ) ਘਰਾਂ ਵਿਚ __ ਨਹੀਂ ਰਹਾਂਗੀਆਂ ਅਤੇ ਜੋਗਣਾਂ ਹੋ ਕੇ (ਪਿਛੇ 
ਜਾਵਾਂਗੀਆਂ)।੮07। 


ਉਸ ਦੇ ਘਰ ਦੇ ਸਾਹਮਣੇ ਧੂਣੀ _ਪਾਵਾਂਗੀਆਂ _ਅਤੇ _ਹੋਰ ਕੋਈ ਵੀ ਕੰਮ ਨਹੀਂ 
ਕਰਾਂਗੀਆਂ। ਜਾਂ ਉਸ _ਦਾ ਧਿਆਨ _ਧਰਾਂਗੀਆਂ ਅਤੇ ਉਸ ਦੇ ਧਿਆਨ ਦੀ ਭੰਗ (ਪੀ ਕੇ) 
ਮਸਤ ਹੋ _ਜਾਵਾਂਗੀਆਂ। ਫਿਰ ਉਸ ਦੇ ਪੈਰਾਂ ਦੀ ਧੂੜ ਨੂੰ ਲੈ ਕੇ ਉਸ ਨੂੰ ਬਿਭੂਤੀ ਦੀ 
ਥਾਂ ਚੜ੍ਹਾਵਾਂਗੀਆਂ। ਪ੍ਰੇਮ _ਕਰ _ਕੇ _ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਅਸੀਂ ਘਰ 


ਛਡ ਕੇ ਜੋਗਣਾਂ ਹੋ ਜਾਵਾਂਗੀਆਂ।੮0੮। 


੨੭੪ 


ਸੀ _ਦਸਮ-ਗ੍ਰੰਥ _ਸਾਹਿਬ 


ਕੈ ਅਪੁਨੇ ਮਨ ਕੀ ਫੁਨਿ ਮਾਲ ਕਹੈ ਕੜਿ ਵਾਹੀ ਕੋ ਨਾਮੁ ਜਪੈ ਹੈ 

ਕੈ ਇਹ ਭਾਤਿ ਕੀ ਧੈ ਤਪਸਾ ਹਿਤ ਸੋ ਤਿਹ ਤੇ ਜਦੁਰਾਇ ਰਿਝੈ ਹੈ 

ਮਾਗ ਸਭੈ ਤਿਹ ਤੇ ਮਿਲਿ ਕੈ ਬਰੁ ਪਾਇਨ ਪੈ ਤਹਿ ਤੇ ਹਮ ਲਯੈ ਹੈ 

ਯਾ ਤੇ ਬਿਚਾਰਿ ਕਹੈ ਗੁਪੀਯਾ ਤਜਿ ਕੈ ਹਮ ਧਾਮਨ ਜੋਗਿਨ ਹ੍ਹੈ ਹੈ। ੮0੯ 


ਠਾਢੀ ਹੈ ਹੋਇ ਇਕਤੁ ਤ੍ਰੀਯਾ ਜਿਮ ਘੰਟਕ ਹੇਰ _ਬਜੈ ਮ੍ਿਗਾਇਲ। 

ਸ੍ਯਾਮ ਕਹੈ ਕਬਿ ਚਿਤ ਹਰੈ ਹਰਿ ਕੋ ਹਰਿ ਊਪਰਿ ਹ੍ਹੋ ਅਤਿ ਮਾਇਲ। 
ਧ੍ਯਾਨ ਲਗੈ _ਦ੍ਰਿਗ ਮੂੰਦ ਰਹੈ _ਉਘਰੈ _ਨਿਕਟੈ ਤਿਹ ਜਾਨਿ _ਉਤਾਇਲ। 

ਯੌ ਉਪਜੀ ਉਪਮਾ ਮਨ ਮੈ ਜਿਮ ਮੀਚਤ ਆਖ _ਉਘਾਰਤ _ਘਾਇਲ। _੮੧0। 


ਕੰਚਨ ਕੇ ਤਨ ਜੋ ਸਮ ਥੀ ਜੁ ਹੁਤੀ ਸਮ ਗ੍ਰਾਰਨਿ ਚੰਦ ਕਰਾ ਸੀ। 

ਮੈਨ ਕੀ ਮਾਨੋ ਸਾਣ ਬਨੀ ਦੋਊ ਭਉਹ ਮਨੋ ਅਖੀਯਾ ਸਮ _ਗਾਸੀ। 

ਦੇਖਤ ਜਾ ਅਤਿ ਹੀ ਸੁਖ ਹੋ ਨਹਿ ਦੇਖਤ ਹੀ ਤਿਹ ਹੋਤ ਉਦਾਸੀ। 

ਸ੍ਯਾਮ ਬਿਨਾ ਸਸਿ ਪੈ ਜਲ ਕੀ ਮਨੋ _ਕੰਜ ਮੁਖੀ ਭਈ ਸੂਕਿ ਜਰਾ ਸੀ। ੮੧੧। 


ਰਥ ਊਪਰਿ ਸ੍ਯਾਮ ਚੜਾਇ ਕੈ ਸੋ ਸੈਗਿ ਲੈ ਸਭ ਗੋਪ ਤਹਾ ਕੋ ਗਏ ਹੈ 
ਗ੍ਰਾਰਨੀਯਾ ਸੁ ਰਹੀ ਗ੍ਰਿਹ ਮੈ ਜਿਨ ਕੇ ਮਨ ਬੀਚ ਸੁ ਸੋਕ ਭਏ ਹੈ 
ਠਾਢਿ ਉਡੀਕਤ ਗੋਪਿ ਜਹਾ ਤਿਹ ਠਉਰ ਬਿਖੈ ਦੋਊ ਏ ਸੋ ਅਏ ਹੈ 
ਸੁੰਦਰ ਹੈ ਸਸਿ ਸੇ ਜਿਨ ਕੇ ਮੁਖ ਕੰਚਨ ਸੇ ਤਨ ਰੂਪ ਛਏ ਹੈ। ੮੧੨। 


ਜਬ ਹੀ ਅਕੂਰ ਕੇ ਸੰਗ ਕਿਧੌ ਜਮੁਨਾ ਪੈ ਗਏ ਬ੍ਰਿਜ ਲੋਕ ਸਬੈ 

ਅਕੂਰ ਹੀ ਚਿੰਤ ਕਰੀ ਮਨ ਮੈ ਅਤਿ ਪਾਪ ਕਰਿਯੋ ਹਮਹੂੰ ਸੁ ਅਬੈ 

ਤਬ ਹੀ ਤਜ ਕੈ ਰਥ ਬੀਚ ਧਸਿਯੋ ਜਲ ਕੇ ਸੈਧਿਆ ਕਰਬੇ ਕੋ_ਤਬੈ। 

ਇਹ ਕੋ ਮਰਿ ਹੈ ਨ੍ਰਿਪ ਕੰਸ ਬਲੀ ਜੁ ਭਈ ਇਹ ਕੀ ਅਤਿ ਚਿੰਤ ਜਬੈ। ੮੧੩ 


ਦੰਹਰਾ 
ਨਾਤ ਜਬੈ ਅਕੂਰ ਮਨਿ ਹਰਿ ਕੋ _ਕਰਿਯੋ ਬਿਚਾਰ। 
ਤਬ ਤਿਹ ਕੋ ਜਲ ਮੈ ਤਬੈ ਦਰਸਨ ਦਯੋ ਮੁਰਾਰਿ। ੮੧੪। 
ਹਵੀਯਾਂ 
ਮੁੰਡ ਹਜਾਰ ਭੁਜਾ ਸਹਸੇ ਦਸ ਸੇਸ ਕੇ ਆਸਨ ਧੈ ਸੁ ਬਿਰਾਜੈ। 
ਪੀਤ ਲਸੈ ਪਟ ਚਕੂ ਕਰੈ ਜਿਹ ਕੇ ਕਰ ਭੀਤਰ ਨੰਦਗ ਛਾਜੈ। 


ਕ੍ਰਿਸਨਾਵਤਾਰ ੨੭੫ 


ਕਿ ਅਸੀਂ ਘਰਾਂ ਨੂੰ ਛਡ ਕੇ ਜੋਗਣਾਂ ਹੋ ਜਾਵਾਂਗੀਆਂ।੮0੯ 


%ੰ $ 
ਤੂ 


(ਹਿਰਦੇ ਵਿਚੋਂ) ਕਾਹਲੀ _ਨਾਲ _ਨਿਕਲ _ਜਾਏਗਾ। _(ਇਸ ਦ੍ਰਿਸ਼ ਨੂੰ ਵੇਖ ਕੇ 
ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਜਿਵੇਂ (ਯੁੱਧ-ਭੂਮੀ ਵਿਚ ਪਿਆ) 
ਘਾਇਲ _ ਵਿਅਕਤੀ _ ਅੱਖੀਆਂ _ ਨੂੰ _ਉਘਾੜਦਾ _ ਅਤੇ _ ਬੰਦ _ ਕਰਦਾ _ਹੈ।੮੧0। 


ਜੋ ਕਾਮ ਦੀ ਉਤੇ ਚੜ੍ਹਾ ਕੇ ਤਿਖੇ ਕੀਤੇ ਹੋਏ ਹਨ। ਜਿਸ ਨੂੰ ਵੇਖ 
ਕੇ ਬਹੁਤ ਸੁਖ ਹੁੰਦਾ ਹੈ ਅਤੇ ਨ ਨਾਲ ਉਦਾਸੀ ਹੁੰਦੀ ਹੈ। ਕ੍ਰਿਸ਼ਨ ਤੋਂ ਬਿਨਾ ਮਾਨੋ 
ਕਮਲ-ਮੁਖੀ ਉਤੇ _ ਹੁੰਦੀ ਸੁਕ ਕੇ ਜ਼ਰਾ 


ਦੇਖਣ 
ਵੀ ਜਿੰਨੀ ਹੋ ਜਾਂਦੀ _ਹੈ।੮੧੧। 
ਗਵਾਲੇ ਸ੍ਰੀ ਕ੍ਰਿਸ਼ਨ ਨੂੰ ਨਾਲ ਲੈ ਕੇ ਉਧਰ (ਮਥੁਰਾ) 
ਹੀ ਰਹੀਆਂ ਹਨ, ਜਿਨ੍ਹਾਂ ਦੇ ਮਨ ਵਿਚ ਸੋਗ ਪੈਦਾ 
ਹੋ _ਗਿਆ ਹੈ। ਜਿਥੇ ਗੋਪੀਆਂ ਖੜੋਤੀਆਂ ਉਡੀਕ ਰਹੀਆਂ ਸਨ, ਉਸ ਥਾਂ ਇਹ ਦੋਵੇਂ (ਭਰਾ) 
ਆ ਗਏ। ਜਿਨ੍ਹਾਂ ਦੇ ਮੁਖ ਚੰਦ੍ਰਮਾ ਵਰਗੇ ਸੁੰਦਰ ਹਨ ਅਤੇ ਸ਼ਰੀਰ ਸੋਨੇ ਦੇ _ਸਮਾਨ ਚਮਕਦੇ 
ਹਨ।੮੧੨। 


ਜਦੋਂ ਹੀ ਬੂਜ ਦੇ ਸਾਰੇ ਲੋਕ, _ਅਕਰੂਰ ਦੇ ਨਾਲ ਜਮਨਾ ਦੇ ਕੈਢੇ ਉਤੇ ਚਲੇ ਗਏ, 


ਆਰ 


ਅਕਰੂਰ ਨੇ ਮਨ _ਵਿਚ ਚਿੰਤਾ ਕੀਤੀ ਕਿ ਇਸ ਵੇਲੇ ਮੈਂ ਹੀ ਬਹੁਤ ਵੱਡਾ ਪਾਪ ਕਰ ਰਿਹਾ 
੍ ਛਡ ਕੇ 


ਹਾਂ। ਤਦ ਹੀ ਰਥ ਨੂੰ (ਅਕਰੂਰ) _ਸੈਧਿਆ ਕਰਨ _ਲਈ ਉਸੇ ਵੇਲੇ ਜਲ _ਵਿਚ 
ਵੜ _ਗਿਆ। 'ਇਸ ਨੂੰ ਬਲਵਾਨ ਕੰਸ ਮਰਵਾ ਦੇਵੇਗਾ'-- ਜਦ (ਜਲ ਵਿਚ) ਇਸ (ਗੱਲ) 
ਦੀ _(ਅਕਰੂਰ _ਦੇ _ਮਨ _ਵਿਚ) ਚਿੰਤਾ ਪੈਦਾ _ਹੋ__ਗਈ।੮੧੩। 
ਦੰਹਰਾ 

ਜਦੋਂ _ ਅਕਰੂਰ ਨੇ ਇਸ਼ਨਾਨ ਕਰਨ ਵੇਲੇ ਸ੍ਰੀ ਕ੍ਰਿਸ਼ਨ (ਦੇ _ਮਾਰ ਦਿੱਤੇ ਜਾਣ ਦਾ) 
ਵਿਚਾਰ _ਕੀਤਾ _ਤਦੋਂ ਉਸ ਨੂੰ ਜਲ ਵਿਚ ਸ੍ਰੀ ਕ੍ਰਿਸ਼ਨ ਨੇ ਦਰਸ਼ਨ _ਦਿੱਤੇ। _੮੧੪। 
੭ਾਵੰਯਾ 


(ਅਕਰੂਰ ਨੇ ਵੇਖਿਆ ਕਿ ਜਿਸ ਦੇ) ਹਜ਼ਾਰ ਸਿਰ ਹਨ ਅਤੇ _ਦਸ _ਹਜ਼ਾਰ _ਭੁਜਾਵਾਂ 
ਹਨ ਅਤੇ ਜੋ ਸ਼ੇਸ਼-ਨਾਗ ਦੇ ਆਸਣ ਉਤੇ _ਬਿਰਾਜਿਆ ਹੋਇਆ ਹੈ। ਜਿਸ ਦੇ ਪੀਲੇ ਚਮਕਦੇ 
ਹੋਏ ਬਸਤ੍ਰ _ਹਨ, ਹੱਥ ਵਿਚ ਚੱਕਰ ਹੈ ਅਤੇ (ਦੂਜੇ) ਹੱਥ ਵਿਚ ਨੰਦਗ ਖੜਗ _ਸ਼ੋਭਦਾ ਹੈ। 


੨੭੬ ਸੀ _ਦਸਮ-ਗ੍ਰੰਥ _ਸਾਹਿਬ 


ਬੀਚ _ਤਬੈ ਜਮੁਨਾ ਪ੍ਰਗਟਿਯੋ ਫੁਨਿ ਸਾਧਹਿ ਕੇ ਹਰਬੇ ਡਰ ਕਾਜੈ। 
ਜਾ ਕੋ ਕਰਿਯੋ ਸਭ ਹੀ ਜਗ ਹੈ ਜਿਹ ਦੇਖਤ ਹੀ ਘਟ ਸਾਵਨ ਲਾਜੈ। ੮੧੫। 


ਜਲ ਤੇ ਕਢ ਕੈ ਮਨ ਮੈ ਸੁਖ ਕੈ ਮਥੁਰਾ ਕੋ _ਚਲਿਯੋ ਮਨ ਆਨੰਦ ਪਾਈ। 
ਧਾਇ ਗਯੋ ਨ੍ਰਿਪ ਕੇ ਪੁਰ ਮੈ ਹਰਿ ਮਾਰਨ ਕੀ ਨ ਕਰੀ ਦੁਚਿਤਾਈ। 
ਕਾਨ੍ਹ ਕੋ ਰੂਪ ਨਿਹਾਰਨ ਕੋ ਮਥੁਰਾ ਕੀ _ਜੁਰੀ ਸਭ ਆਨਿ ਲੁਕਾਈ। 
ਜਾ ਕੇ ਕਛੂ ਤਨ ਮੈ ਦੁਖੁ ਹੋ ਹਰਿ ਦੇਖਤ ਹੀ ਸੋਊ ਪਾਰ ਪਰਾਈ। ੮੧੬। 


ਹਰਿ ਆਗਮ ਕੀ ਸੁਨ ਕੈ ਬਤੀਆ ਉਠ ਕੈ ਮਥੁਰਾ ਕੀ ਸਭੈ ਤਰੀਅ ਧਾਈ। 
ਆਵਤ ਥੋ ਰਥ ਬੀਚ ਚੜਿਯੋ _ਚਲਿ ਕੈ ਤਿਹ ਠਉਰ ਬਿਖੈ ਸੋਊ ਆਈ। 

ਮੂਰਤਿ ਦੇਖ ਕੈ ਰੀਝ ਰਹੀ ਹਰਿ ਆਨਨ ਓਰ ਰਹੀ ਲਿਵ ਲਾਈ। 

ਸੋਕ ਕਥਾ ਜਿਤਨੀ ਮਨ ਥੀ ਇਹ ਓਰ ਨਿਹਾਰਿ ਦਈ ਬਿਸਰਾਈ। ੮੧੭। 


/ਇੱਤ ਨੰ ਨਨ /ਨੈਕੰਧੇ ਘਰਾਣੇ ਲਾਝਤ੍ਹ ਨਾਟਕ ਗੁੰਲੇ_ ਮ੍ਰੋਨਨਾਵਤਾਨੇ ਕਾਨੂ` ਨ 
ਨੰਦ %ਉਂ ਗੋਪਨ ਹੇਤ ਅਭਰਾ ਪੁਰਫੋਲ਼ _ਕਰਣੰ/ 
ਅਥ ਕੰਸ ਬਧ ਕਥਨੰ” 
ਦੰਹਰ” 
ਮਥੁਰਾ ਪੁਰ ਕੀ ਪੁਰਭਾ ਕੜਿ ਮਨ ਮੈ ਕਹੀ ਬਿਚਾਰਿ। 
ਸੋਭਾ ਜਿਹ ਦੇਖਤ ਸੁ ਕਬਿ ਕਰਿ ਨਹਿ ਸਕਤਿ ਉਚਾਰ। ੮੧੮। 
ਹਾਵੀੰਲ” 
ਜਿਹ ਕੀ ਜਟਿਤ ਨਗ ਭੀਤਰ ਹੈ ਦਮਕੈ ਦੂਤਿ ਮਾਨਹੁ _ਬਿਜੁ ਛਟਾ। 
ਜਮੁਨਾ ਜਿਹ ਸੁੰਦਰ ਤੀਰ ਬਹੈ ਸੁ ਬਿਰਾਜਤ ਹੈ ਜਿਹ _ਭਾਤਿ ਅਟਾ। 
ਬੁਹਮਾ ਜਿਹ ਦੇਖਤ ਰੀਝ ਰਹੈ ਰਿਝਵੈ ਪਿਖਿ ਤਾ ਧਰ ਸੀਸ ਜਟਾ। 
ਇਹ ਭਾਤਿ ਪੂ੍ਭਾ ਧਰਿ ਹੈ ਪੁਰਿ ਧਾਮ ਸੁ ਬਾਤ ਕਰੈ ਸੰਗ ਮੇਘ ਘਟਾ। ੮੧੯। 


ਹਰਿ ਆਵਤ ਥੋ ਮਗ ਬੀਚ _ਚਲਿਯੋ _ਰਿਪੁ ਕੋ ਧੁਬੀਆ ਮਗ ਏਕ ਨਿਹਾਰਿਯੋ। 
ਜਉ ਸੁ ਗਹੇ ਤਿਹ ਤੇ ਪਟ ਤਉ ਕੁਪਿ ਕੈ ਨ੍ਰਿਪ ਕੋ ਤਿਹ ਨਾਮ ਉਚਾਰਿਯੋ। 
ਕਾਨ੍ਹ ਤਬੈ ਰਿਸ ਕੈ ਮਨ ਮੈ ਸੰਗ ਅੰਗੁਲਿਕਾ ਤਿਹ ਕੇ ਮੁਖ ਮਾਰਿਓ। 
ਇਉ ਗਿਰ ਗਯੋ ਧਰਨੀ ਪਰ ਸੋ ਪਟ ਜਿਉ ਧੁਬੀਆ ਪਟ ਸੰਗ ਪੁਹਾਰਿਓ। ੮੨0। 
ਦੰਹਰਾ 
ਸਭ ਗ੍ਰਾਰਨਿ ਸੋ ਹਰਿ ਕਹੀ ਰਿਪੁ ਧੁਬੀਆ ਕਹੁ ਕੂਟਿ। 
ਬਸਤੁ ਜਿਤੇ ਨ੍ਰਿਪ ਕੇ ਸਕਲ ਲੇਹੁ ਸਭਨ ਕੋ ਲੂਟਿ। ੮੨੧। 


੧. 


“ਕੰਸ ਬਧ ਕਥਨੰ” 


ਕ੍ਰਿਸਨਾਵਤਾਰ ੨੭੭ 


ਉਹ ਤਦੋਂ ਜਮਨਾ ਦੇ ਜਲ ਵਿਚ ਪੁਗਟ ਹੋ ਗਿਆ ਹੈ ਅਤੇ ਫਿਰ ਸਾਧਾਂ ਦੇ 
ਕਰਨਾ (ਉਸ ਦਾ) ਕੰਮ ਹੈ। ਜਿਸ ਦਾ ਕੀਤਾ ਹੋਇਆ ਸਾਰਾ ਜਗਤ ਹੈ, ਜਿਸ 
ਰੂਪ ਵਿਚ) ਵੇਖ ਕੇ ਸਾਵਣ ਦੇ ਬਦਲ _ਲਜਾਉਂਦੇ _ਹਨ।੮੧੫। 


(ਆਪਣੇ ਆਪ ਨੂੰ) ਜਲ ਵਿਚੋਂ ਕਢ ਕੇ ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ 
(ਕ੍ਰਿਸ਼ਨ ਨੂੰ) ਮਥੁਰਾ ਵਲ ਲੈ ਚਲਿਆ ਅਤੇ ਮਨ ਵਿਚ ਆਨੰਦਿਤ _ਹੋਇਆ। _(ਰਥ ਨੂੰ) 
ਭਜਾ ਕੇ ਰਾਜਾ (ਕੰਸ) ਦੇ ਨਗਰ _ਵਿਚ _ਗਿਆ ਅਤੇ ਕ੍ਰਿਸ਼ਨ ਦੇ ਮਾਰੇ ਜਾਣ 
ਜਿੰਨੀ ਦੁਚਿਤੀ (ਮਨ ਵਿਚ) ਨ ਕੀਤੀ। ਕ੍ਰਿਸ਼ਨ ਦੇ 
ਕੇ ਜੁੜ ਗਈ। ਜਿਸ ਦੇ ਸ਼ਰੀਰ ਵਿਚ 
ਹੀ ਉਹ ਦੂਰ ਹੋ ਗਿਆ ਹੈ।੮੧੬। 
ਸੀ ਕ੍ਰਿਸ਼ਨ ਦੇ ਆਉਣ ਦੀ ਗੱਲ ਸੁਣ _ਕੇ ਮਥੁਰਾ _ਦੀਆਂ _ਸਾਰੀਆਂ ਇਸਤਰੀਆਂ 
ਭਜੀਆਂ ਆਈਆਂ। _ਰਥ ਵਿਚ ਚੜ੍ਹ ਕੇ (ਜਿਸ ਪਾਸਿਓਂ) ਸ੍ਰੀ ਕ੍ਰਿਸ਼ਨ ਆ ਰਿਹਾ 
(ਇਸਤਰੀਆਂ) ਚਲ _ਕੇ __ਉਸ _ਸਥਾਨ _ਤੇ ਪਹੁੰਚ _ਗਈਆਂ। _ਕ੍ਰਿਸ਼ਨ ਦੀ ਸੂਰਤ 
ਵੇਖ ਪ੍ਰਸੰਨ ਹੋ ਰਹੀਆਂ ਹਨ ਅਤੇ (ਉਸ ਦੇ) ਮੁਖ ਵਲ ਹੀ ਲਿਵ ਲਗਾ ਰਹੀਆਂ _ਹਨ। 
(ਕਵੀ ਨੇ) ਮਨ ਵਿਚ _(ਗੋਪੀਆਂ ਦੇ) ਸੋਗ _ਦੀ ਜਿਤਨੀ ਕਥਾ ਸੀ, ਇਸ (ਕ੍ਰਿਸ਼ਨ) ਵਲ 
ਵੇਖ _ਕੇ ਭੁਲਾ ਦਿੱਤੀ _ਹੈ।੮੧੭। 

/ਏਥੋ ਨੀਂ ਫਸਨ ਸਕੰਹ ਘਰਾਣ ਦੇ ਲੜ੍ਹ ਨਾਟਕਾ ਦੇ ਮਰ੍‌ਸਨਾਵਤਾਰ ਦੇ ਕਾਨੂ ਲੀਨੇ ਨੱਦ ਅਤੇ 

ਨਵਨੱਨਆਂ ਨਾਲ ਮਥਰਾ /ਵੋਚ _ਪੁਫੋਸ਼ ਕਰਨ ਦਾ _ਆਨ%॥ਟ ਸਤ? 


ਕੌਸ ਦੇ ਬੋਧ ਦਾ ਕਥਨ 


ਰੇ 
ਵੀ 


ਮਥੁਰਾ _ਨਗਰ _ਦੀ ਸੁੰਦਰਤਾ ਕਵੀ ਨੇ ਮਨ ਵਿਚ ਵਿਚਾਰ ਕੇ ਕਹਿ ਦਿੱਤੀ ਹੈ। 


ਜਿਸ _ਦੀ ਸ਼ੋਭਾ ਨੂੰ ਵੇਖ _ਕੇ (ਕੋਈ) ਕਵੀ _ਵਰਣਨ ਨਹੀਂ ਕਰ _ਸਕਦਾ।੮੧੮। 


ਜਿਸ ਵਿਚ ਨਗ _ਜੜ੍ਹੇ ਹੋਏ ਹਨ ਅਤੇ ਉਨ੍ਹਾਂ ਦੀ ਚਮਕ _ਮਾਨੋ ਬਿਜਲੀ _ਵਰਗੀ 
ਹੈ। ਜਿਸ ਦੇ ਨੇੜੇ ਸੁੰਦਰ ਜਮਨਾ ਵਗ _ਰਹੀ ਹੈ ਅਤੇ _ਜਿਸ ਤਰ੍ਹਾਂ ਨਾਲ _ਅਟਾਰੀਆਂ _ਸੋਭ 
ਰਹੀਆਂ _ਹਨ। ਜਿਸ ਨੂੰ ਵੇਖ ਕੇ ਬੂਹਮਾ ਰੀਝ ਰਿਹਾ ਹੈ ਅਤੇ ਉਸ ਨੂੰ ਵੇਖ ਕੇ ਸ਼ਿਵ ਵੀ 
ਖੁਸ਼ ਹੋ _ ਰਿਹਾ ਹੈ। ਨਗਰ _ਦੇ ਘਰ ਇਸ ਤਰ੍ਹਾਂ ਦੀ ਪੂਭਾ ਵਾਲੇ ਹਨ ਕਿ ਉਹ ਬਦਲਾਂ 
ਦੀਆਂ _ ਘਟਾਵਾਂ _ਨਾਲ _ ਗੱਲਾਂ _ਕਰ ਰਹੇ _ਹਨ।੮੧੯। 

ਸ੍ਰੀ ਕ੍ਰਿਸ਼ਨ ਰਸਤੇ ਵਿਚ ਚਲੇ ਆ ਰਹੇ ਸਨ, ਵੈਰੀ ਦੇ ਇਕ ਧੋਬੀ ਨੇ (ਉਨ੍ਹਾਂ `ਨੂੰ) 
ਰਸਤੇ ਵਿਚ _ਵੇਖ _ਲਿਆ। ਜਦ ਉਸ ਪਾਸੋਂ ਕ੍ਰਿਸ਼ਨ ਨੇ ਬਸਤ _ਪਕੜੇ ਤਾ ਕ੍ਰੋਧ ਕਰ ਕੇ 
ਉਸ ਨੇ ਰਾਜਾ (ਕੰਸ) ਦਾ ਨਾਂ ਸੁਣਾ ਦਿੱਤਾ। ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਮਨ ਵਿਚ ਕ੍ਰੋਧ 
ਕਰ ਕੇ ਉੱਗਲੀ ਨਾਲ ਉਸ ਦੇ ਮੂੰਹ ਉਤੇ ਮਾਰਿਆ। ਉਹ ਧਰਤੀ ਉਤੇ ਇਸ ਤਰ੍ਹਾਂ ਡਿਗ 
ਪਿਆ ਜਿਵੇਂ ਧੋਬੀ ਨੇ ਬਸਤ੍ਰ ਨੂੰ _ਪਟੜੇ _ਨਾਲ _ਮਾਰਿਆ ਹੁੰਦਾ _ਹੈ।੮੨0। 
ਦੰਹਰਾ 

ਸਾਰਿਆਂ ਗਵਾਲਿਆਂ ਨੂੰ ਸੁੀ ਕ੍ਰਿਸ਼ਨ ਨੇ ਕਿਹਾ ਕਿ ਵੈਰੀ (ਕੰਸ) ਦੇ ਧੋਬੀ ਨੂੰ ਕੁਟਾਪਾ 
ਚਾੜ੍ਹ _ ਦਿਓ ਅਤੇ ਰਾਜਾ _(ਕੰਸ) _ਦੇ ਜਿਤਨੇ ਬਸਤੁ _ਹਨ, (ਉਨ੍ਹਾਂ) ਸਾਰਿਆਂ ਨੂੰ ਲੁਟ 


27੮ ਸੀ _ਦਸਮ-ਗ੍ਰੰਥ _ਸਾਹਿਬ 


ਡੋਰਠਾ 
ਬ੍ਰਿਜ ਕੇ ਗਾਰ _ਅਜਾਨ ਬਸਤੁ ਪਹਿਰ ਜਾਨਤ ਨਹੀ। 
ਬਾਕਾਤਾ ਤੂੀਆ ਆਨਿ _ਚੀਰ ਪੈਨ੍ਹਾਏ ਤਿਨ ਤਨੈ। _੮੨੨। 


ਰਾਜਾ ਪੁੱਛਿਤ ਕਾਲ ਨਕ ੭ 
ਦੰਹਰਾ 
ਦੈ ਬਰੁ ਤਾ ਤ੍ਰੀਯ ਕੋ ਕ੍ਰਿਸਨ ਮੂੰਡ ਰਹੇ ਨਿਹੁਰਾਇ। 
ਤਬ ਸੁਕ ਸੋ ਪੁਛਯੌ ਨ੍ਰਿਪੈ ਕਹੋ _ਹਮੈ ਕਿਹ ਭਾਇ। ੮੨੩। 
ਨਕ ਬਾਚ ਰਾਜਾ ਸੋਂ 
ਹਵੀਯਾਂ 
ਚਤੁਰਭੁਜ ਕੋ _ਬਰੁ ਵਾਹਿ ਦਯੋ ਬਰੁ ਪਾਇ ਸੁਖੀ ਰਹੁ ਤਾਹਿ ਕਹੇ। 
ਹਰਿ ਬਾਕ ਕੇ ਹੋਵਤ ਪੈ ਤਿਨ ਹੂੰ ਅਮਰਾ ਪੁਰ ਕੇ ਫਲ ਹੈ ਸੁ ਲਹੇ। 
ਬਹੁ ਦੈ ਕਰਿ ਲਜਿਤ ਹੋਤ ਬਡੇ ਇਮ ਲੋਕ ਏ ਨੀਤਿ ਬਿਖੈ ਹੈ ਕਹੇ। 
ਹਰਿ ਜਾਨਿ ਕਿ ਮੈ ਇਹ ਥੋਰੋ ਦਯੋ ਤਿਹ ਤੇ ਮੁੰਡੀਆ ਨਿਹੁਰਾਇ ਰਹੇ। ੮੨੪। 


ਅਥ _ਬਾਗਵਾਨ ਕੋ__ਉਧਾਰ 
ਦੰਹਾਰ” 
ਬਧ ਕੈ ਧੋਬੀ ਕੌ ਕ੍ਰਿਸਨ ਕਰਿ ਤਾ ਤ੍ਰੀਯ ਕੋ _ਕਾਮ। 
ਰਥ ਧਵਾਇ ਤਬ ਹੀ ਚਲੇ ਨ੍ਰਿਪ ਕੇ ਸਾਮੁਹਿ ਧਾਮ। ੮੨੫। 


ਨਾਵੰਯਾ 
ਆਗੇ ਤੇ ਸ੍ਯਾਮ ਮਿਲਿਯੋ ਬਾਗਵਾਨ ਸੁ ਹਾਰ ਗਰੇ ਹਰਿ ਕੇ ਤਿਨਿ ਡਾਰਿਯੋ। 
ਬਦ ਅਨਤ ਹਜ ਜੀ-ਬੋਦ ਵਿਚੀਆ ਰਜ ਜਿਹੀ ਸਚਿ ਜਿ 
ਤਾ ਕੋ ਪ੍ਰਸੈਨਿ ਕੈ ਮਾਗਤ ਭਯੋ ਬਰੁ ਸਾਧ ਕੀ ਸੈਗਤਿ ਕੋ _ਜੀਯ ਧਾਰਿਯੋ। 


ਜਾਨ ਲਈ _ਜੀਯ _ਕੀ ਘਨ ਸ੍ਯਾਮ ਤਬੈ _ਬਰੁ ਵਾ ਉਹ ਭਾਤਿ ਉਚਾਰਿਯੋ। ੮੨੬। 


ਦੰਹਰਾ 
ਬਰੁ ਜਬ ਮਾਲੀ ਕਉ ਦਯੋ _ਰੀਝਿ ਮਨੈ ਘਨ ਸ੍ਯਾਮ। 
ਫਿਰਿ ਪੁਰ ਹਾਟਨ ਪੈਂ ਗਏ ਕਰਨ ਕੂਬਰੀ ਕਾਮ। ੮੨੭। 


/ਇਤ _ਲਾਨਫਾਨ ਕੋ ਇਹਨ 5%/ 


ਕ੍ਰਿਸਨਾਵਤਾਰ ੨੭੯ 


ਨੱਰਠਾ 

ਬੁਜ _ਦੇ _ਅਜਾਣ ਲੋਕ ਬਸਤ੍ਰ _ਪਹਿਨਣਾ ਜਾਣਦੇ ਨਹੀਂ _ਸਨ। (ਕ੍ਰਿਸ਼ਨ ਦੇ) ਕਹਿਣ 
ਤੇ (ਉਸ) ਧੋਬੀ ('ਬਾਕਾਤਾ') ਦੀ ਇਸਤਰੀ ਨੇ ਆ ਕੇ ਉਨ੍ਹਾਂ ਦੇ ਸ਼ਰੀਰ ਉਤੇ ਬਸਤ੍ਰ _ਪਹਿਨਾ 
ਦਿੱਤੇ।੮੨੨। 
ਰਲਾ ਪੁਛਿਤ (ਪਕੰਗਸੈਤ) ਨੰ ਸੁਕਦੇਵ_ ਨੂੰ /ਨੈਹਾ-- 
ਦੰਹਰਾ 
ਉਸ ਇਸਤਰੀ ਨੂੰ ਵਰ ਦੇ ਕੇ ਸ੍ਰੀ ਕ੍ਰਿਸ਼ਨ ਸਿਰ ਨੀਵਾਂ ਕਰ ਕੇ ਖੜੋਂ ਰਹੇ। ਤਦ 


ਸੁਕਦੇਵ ਨੂੰ ਰਾਜੇ _ਨੇ ਪੁਛਿਆ ਕਿ ਮੈਨੂੰ (ਸਿਰ _ਨਿਵਾਉਣ) ਦਾ ਭਾਵ _ਦਸੋ।੮੨੩। 


(ਸੀ ਕ੍ਰਿਸ਼ਨ ਨੇ) ਉਸ (ਧੋਬਣ) ਨੂੰ ਇਸ ਤਰ੍ਹਾਂ ਕਿਹਾ ਕਿ (ਤੂੰ) ਚਤੁਰਭੁਜ ਨੂੰ ਵਰ 
ਲੈ ਅਤੇ ਵਰ ਪ੍ਰਾਪਤ ਕਰ ਕੇ ਸੁਖੀ ਰਹਿ। ਸ੍ਰੀ ਕ੍ਰਿਸ਼ਨ ਦਾ ਬਚਨ ਹੁੰਦਿਆਂ ਹੀ ਉਸ ਨੇ 
ਅਮਰਾਪੁਰ ਦੇ ਜੋ ਫਲ _ਹਨ, ਉਹ ਪ੍ਰਾਪਤ _ਕਰ _ਲਏ। ਵੱਡੇ ਆਦਮੀ ਬਹੁਤ ਕੁਝ ਦੇ ਕੇ 
ਵੀ _ਲਜਿਤ ਹੁੰਦੇ ਹਨ, _ਜਗਤ _ਦੀ ਮਰਯਾਦਾ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ। ਸ੍ਰੀ 
ਕ੍ਰਿਸ਼ਨ ਨੇ ਇਹ ਜਾਣ ਕੇ ਕਿ ਮੈਂ ਇਸ ਨੂੰ ਥੋੜਾ ਜਿੰਨਾ ਹੀ ਦਿੱਤਾ ਹੈ, ਉਸੇ ਕਰ ਕੇ ਸਿਰ 


ਨੂੰ _ਨਿਵਾ _ਰਹੇ _ ਹਨ।੮੨੪। 


ਹਾਵੀਯ” 

ਅਗੇ ਤੋਂ ਸ੍ਰੀ ਕ੍ਰਿਸ਼ਨ ਨੂੰ ਮਾਲੀ ਮਿਲਿਆ, ਉਸ ਨੇ ਸ੍ਰੀ ਕ੍ਰਿਸ਼ਨ ਦੇ ਗਲੇ ਵਿਚ 
ਫੁਲਾਂ ਦਾ ਹਾਰ ਪਾ ਦਿੱਤਾ। (ਉਹ) ਸ੍ਰੀ ਕ੍ਰਿਸ਼ਨ ਬਹੁਤ ਵਾਰ ਪੈਰੀ ਪਿਆ ਅਤੇ _ਘਰ 
ਲੈ ਜਾ ਕੇ ਭੋਜਨ ਕਰਾਇਆ। ਪ੍ਰਸੰਨ ਹੋ ਕੇ (ਕ੍ਰਿਸ਼ਨ ਨੇ) ਉਸ ਨੂੰ (ਵਰ ਮੰਗਣ ਲਈ 
ਕਿਹਾ)। ਉਸ ਨੇ ਮਨ ਵਿਚ ਹੀ ਸਾਧ-ਸੰਗਤਿ ਨੂੰ ਧਾਰਨ ਦਾ ਮੰਗਿਆ। ਸ੍ਰੀ ਕ੍ਰਿਸ਼ਨ 


ਦਿੱਤਾ।੮੨੬। 
ਦੱਹਰ”. 

ਜਦ ਸ੍ਰੀ ਕ੍ਰਿਸ਼ਨ ਨੇ ਪ੍ਰਸੰਨ ਹੋਕੇ ਮਾਲੀ ਨੂੰ ਵਰ ਦੇ ਦਿੱਤਾ ਤਾਂ ਫਿਰ ਕੁਬਜਾ ਦਾ 
ਕੰਮ ਕਰਨ _ਲਈ _ ਨਗਰ _ ਦੀਆਂ _ਹੌਟੀਆਂ _ਵਲ ਚਲੇ _ ਗਏ।੮੨੭। 


/ਏੈਲੇਂ _ਕਲ਼ਾਕਾਨ ਦਾ ਉਧਾਰ ਕੱਟਾ ਪੁਸੰਨ _ਆਘਤ/ 


ਦ੮0 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਕੁਬਜਾ ਕੋ ਉਧਾਰ _ਕਰਨੰ 
ਹਾਵੀਯਾਂ 
ਹਰਿ ਆਵਤ _ਅਗੂ _ਮਿਲੀ ਕੁਬਿਜਾ ਹਰਿ ਕੋ ਤਿਨਿ ਸੁੰਦਰ ਰੂਪ ਨਿਹਾਰਿਯੋ। 
ਗੰਧ ਲਏ ਨ੍ਰਿਪ ਲਾਵਨ ਕੋ_ਸੁ ਲਗਾਊ ਹਉ ਯਾ ਮਨ ਬੀਚ ਬਿਚਾਰਿਯੋ। 
ਪ੍ਰੀਤਿ ਲਖੀ ਹਰਿ ਸੰਗ ਲਗੀ ਹਮਰੇ ਤਬ ਹੀ ਇਹ ਭਾਤਿ ਉਚਾਰਿਯੋ। 


ਲ੍ਯਾਵਹੁ ਲਾਵਹੁ ਰੀ ਹਮ ਕੋ ਕਬਿ ਨੈ ਜਸੁ ਤਾ ਛਬਿ ਕੋ ਇਮ ਸਾਰਿਯੋ। ੮੨੮। 


ਜਦੁਰਾਇ ਕੋ ਆਇਸੁ ਮਾਨ ਤ੍ਰੀਯਾ ਨ੍ਰਿਪ ਕੋ ਇਹ ਚੰਦਨ ਦੇਹ ਲਗਾਯੋ। 
ਸ੍ਯਾਮ ਕੋ ਰੂਪੁ ਨਿਹਾਰਤ ਹੀ ਕਬਿ ਸ੍ਯਾਮ ਮਨੈ ਅਤਿ ਹੀ ਸੁਖੁ ਪਾਯੋ। 
ਜਾ ਕੋ ਨ ਅੰਤ ਲਖਿਯੋ ਬੁਹਮਾ ਕਰਿ ਕੈ ਮਨਿ ਪ੍ਰੇਮ ਕਈ ਦਿਨ ਗਾਯੋ। 
ਭਾਗ ਬਡੋ ਇਹ ਮਾਲਿਨ ਕੇ ਹਰਿ ਕੇ ਤਨ ਕੋ ਜਿਨਿ ਹਾਥ ਛੁਹਾਯੋ। ੮੨੯। 


ਹਰਿ ਏਕ ਧਰਿਯੋ ਪਗ ਪਾਇਨ ਧੈ ਅਰੁ ਹਾਥ ਸੋ ਹਾਥ ਗਹਿਯੋ ਕੁਬਜਾ ਕੋ। 
ਸੀਧੀ ਕਰੀ ਕੁਬਰੀ ਤੇ ਸੋਊ ਇਤਨੋ ਬਲੁ ਹੈ ਜਗ ਮੈ ਕਹੁ ਕਾ ਕੋ। 
ਜਾਹਿ ਮਰਿਯੋ ਬਕ ਬੀਰ ਅਬੈ ਕਰਿ ਹੈ ਬਧ ਸੋ ਪਤਿ ਧੈ ਮਥੁਰਾ ਕੋ। 
ਭਾਗ ਬਡੇ ਇਹ ਕੇ ਜਿਹ ਕੋ ਉਪਚਾਰ ਕਰਿਯੋ ਹਰਿ ਬੈਦ ਹ੍ਹੈ ਤਾ ਕੋ। ੮੩0। 


ਪਤਾ _ਓੰਤਰ _ਕਾਜ਼ਾਂ 
ਹਵੀਯਾਂ 
ਪ੍ਰਭ _ਧਾਮਿ ਅਬੈ _ਚਲੀਯੈ ਹਮਰੇ ਇਹ ਭਾਤ ਕਹਿਯੋ ਕੁਬਜਾ ਹਰਿ ਸੋ। 
ਅਤਿ ਸਹੀ ਮੁਖੁ ਦੇਖ ਕੈ ਰੀਝ ਰਹੀ ਸੁ ਕਹਿਯੋ ਨ੍ਰਿਪ ਕੇ ਬਿਨ ਹੀ ਡਰ ਸੋ। 
ਹਰਿ ਜਾਨ੍ਯੋ ਕਿ ਮੋ ਮੈ ਰਹੀ ਬਸ ਹੈ ਇਹ ਭਾਤਿ ਕਹਿਯੋ ਤਿਹ ਸੋ ਛਰ ਸੋ। 
ਕਰਿਹੌ ਤੁਮਰੋ ਸੁ ਮਨੋਰਥ ਪੂਰਨ ਕੰਸ ਕੋ_ਕੈ ਬਧ ਹਉ ਬਰ ਸੋ। ੮੩੧। 


ਕੁਬਜਾ ਕੋ _ਸੁਵਾਰ ਕੈ ਕਾਜ ਤਬੈ ਪੁਨਿ ਦੇਖਨ ਕੇ ਰਸ ਮੈ ਅਨੁਰਾਗਿਯੋ। 
ਧਾਇ ਗਯੋ ਤਿਹ ਠਉਰ ਬਿਖੈ ਧਨੁ ਸੁੰਦਰ ਕੋ ਸੋ ਦੇਖਨ ਲਾਗਿਯੋ। 
ਭ੍ਰਿਤਨ ਕੇ ਕਰਤੇ ਸੁ ਮਨੈ ਹਰਿ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ। 


ਗਾੜੀ ਕਸੀਸ ਦਈ ਧਨ ਕੋ ਦ੍ਰਿੜ ਕੈ ਜਿਹ ਤੇ ਨ੍ਰਿਪ ਕੋ ਧਨੁ ਭਾਗਿਯੋ। ੮੩੨। 


ਗਾੜੀ ਕਸੀਸ ਦਈ ਕੁਪਿ ਕੈ ਰੁਪਿ ਠਾਢ ਭਯੋ ਤਿਹ ਠਉਰ ਬਿਥੈ। 
ਬਰ ਸਿੰਘ ਮਨੋ ਦ੍ਰਿਗ ਕਾਢ ਕੈ ਠਾਢੋ ਹੈ ਪੇਖੈ ਜੋਊ ਗਿਰੈ ਭੂਮਿ ਬਿਥੈ। 


੧. 'ਕੁਬਿਜਾ ਬਾਚ ਕਾਨ੍ਹ _ਸੋ_ਪੂਤਿ ਉਤਰ” 


ਕ੍ਰਿਸਨਾਵਤਾਰ ੨੮੧ 


ਹੁਣ ਕੁਬਜਾ ਦੇ ਉੱਧਾਰ ਦਾ ਕਥਨ 


ਸੀ ਕ੍ਰਿਸ਼ਨ ਨੂੰ ਆਉਂਦਿਆਂ ਹੋਇਆ ਅਗੋਂ _ਕੁਬਜਾ ਮਿਲ ਪਈ, ਉਸ ਨੇ ਸ੍ਰੀ ਕ੍ਰਿਸ਼ਨ 


ਚ < 4 = 


ਦਾ ਸੁੰਦਰ ਰੂਪ ਵੇਖਿਆ, _(ਉਹ) ਰਾਜੇ ਨੂੰ ਸੁਗੰਧੀ _ਲਗਾਉਣ _ਲਈ 
(ਉਸ ਨੇ) ਮਨ ਵਿਚ ਵਿਚਾਰ ਕੀਤਾ ਕਿ (ਉਹ ਸੁਗੰਧੀ) ਮੈਂ ਇਸ 
ਸੀ ਕ੍ਰਿਸ਼ਨ ਨੇ ਜਾਣ ਲਿਆ ਕਿ (ਇਸ ਦੀ) ਸਾਡੇ ਨਾਲ ਪ੍ਰੀਤ ਲਗ 
ਤਰ੍ਹਾਂ _ਕਿਹਾ--ਨੀ! ਸੁਗੰਧੀ ਲਿਆ ਕੇ ਸਾਨੂੰ ਲਗਾ _ਦੇ। ਉਸ ਛਬੀ ਦੇ 
ਇਸ _ ਤਰ੍ਹਾਂ _ਨਿਭਾਇਆ _ ਹੈ।੮੨੮। 

ਸੀ ਕ੍ਰਿਸ਼ਨ ਦੀ ਆਗਿਆ ਮੌਨ ਕੇ (ਉਸ) ਇਸਤਰੀ ਨੇ ਰਾਜੇ ਨੂੰ (ਲਗਾਏ ਜਾਣ 
ਵਾਲਾ) _ਚੰਦਨ ਇਨ੍ਹਾਂ _ਦੀ ਦੇਹ ਉਤੇ _ਲਗਾ _ਦਿੱਤਾ। _ਕਵੀ ਸ਼ਿਆਮ _(ਕਹਿੰਦੇ ਹਨ), ਸ੍ਰੀ 
ਕ੍ਰਿਸ਼ਨ ਦਾ ਰੂਪ ਵੇਖਦਿਆਂ ਹੀ (ਉਸ ਨੇ) ਮਨ ਵਿਚ ਬਹੁਤ ਸੁਖ _ਪਾਇਆ। _ਬੂਹਮਾ ਨੇ 
ਜਿਸ ਦਾ ਪੇਮ ਕਰ ਕੇ ਮਨ ਵਿਚ ਕਈ ਦਿਨ ਯਸ਼ ਗਾਇਆ ਹੈ, ਪਰ (ਉਸ ਦੇ) ਅੰਤ 
ਜਾਣਿਆ ਨਹੀਂ ਹੈ। ਇਸ ਮਾਲਣ ਦੇ ਵਡੇ ਭਾਗ ਹਨ ਜਿਸ ਨੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ 
ਹੱਥਾਂ _ਨਾਲ ਛੋਹਿਆ _ਹੈ।੮੨੯। 


ਸੀ ਕ੍ਰਿਸ਼ਨ ਨੇ ਇਕ ਪੈਰ ਉਸ (ਕੁਬਜਾ) ਦੇ ਪੈਰਾਂ ਉਤੇ ਧਰ ਦਿੱਤਾ ਅਤੇ (ਆਪਣੇ) 
ਹੱਥਾਂ ਨਾਲ _ਕੁਬਜਾ ਦੇ ਹੱਥ ਪਕੜ _ਲਏ। (ਇਸ ਤਰ੍ਹਾਂ ਖਿਚ ਕੇ) ਕੁਬਜਾ ਨੂੰ ਸਿਧਾ ਕਰ 


ਦਿੱਤਾ; ਇਸ ਜਿਤਨਾ _ਬਲ ਜਗਤ _ਵਿਚ _ਕਿਸ ਪਾਸ ਹੈ। ਜਿਸ ਨੇ ਬਕਾਸੁਰ ਸੂਰਮੇ ਨੂੰ 
ਮਾਰ ਦਿੱਤਾ ਸੀ, ਹੁਣ ਉਹ ਮਥਰਾ ਦੇ ਸੁਆਮੀ (ਕੰਸ) ਦਾ ਨਾਸ _ਕਰੇਗਾ। ਇਸ (ਕੁਬਜਾ) 
ਦੇ ਵਡੇ ਭਾਗ ਹਨ ਜਿਸ ਦਾ ਉਪਚਾਰ ਸ੍ਰੀ ਕ੍ਰਿਸ਼ਨ ਨੇ (ਖੁਦ) ਵੈਦ ਹੋ ਕੇ ਕੀਤਾ।੮੩0। 


0੨੧੨ ॥2੧੨ 


ਕੁਬਜਾ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ--ਹੇ ਪ੍ਰਭੂ! ਹੁਣੇ ਮੇਰੇ ਘਰ 
) ਮੁਖ ਵੇਖ ਕੇ (ਉਹ _ਕੁਬਜਾ) ਬਹੁਤ ਪੁਸੰਨ ਹੋਂ ਗਈ ਅਤੇ ਰਾਜੇ ਦੇ 
ਹੀ ਕਿਹਾ। ਸ੍ਰੀ ਕ੍ਰਿਸ਼ਨ ਨੇ ਜਾਣ ਲਿਆ ਕਿ (ਇਹ) ਮੇਰੇ (ਪ੍ਰੇਮ ਦੇ) ਵਸ 
ਹੈ ਅਤੇ ਉਸ ਨੂੰ ਛਲ ਪੂਰਵਕ _ਕਿਹਾ-- ਪਹਿਲਾਂ ਮੈਂ ਬਲ ਨਾਲ ਕੰਸ 
ਲਵਾਂ, _(ਫਿਰ) _ ਤੇਰਾ _ਵੀ ਮਨੋਰਥ _ਪੂਰਾ _ਕਰ _ ਦਿਆੰਗਾ।੮੩੧। 
ਕੁਬਜਾ ਦਾ _ਕਾਰਜ ਸੰਵਾਰ ਕੇ _ਫਿਰ (ਨਗਰ ਨੂੰ) ਵੇਖਣ ਵਿਚ ਰੁਚਿਤ ਹੋਏ। _ਭਜ 
ਕੇ ਉਸ ਸਥਾਨ ਉਤੇ ਗਏ ਜਿਥੇ (ਰਾਜੇ ਦੇ) ਸੁੰਦਰ ਧਨੁਸ਼ ਪਏ ਸਨ ਅਤੇ ਉਨ੍ਹਾਂ `ਨੂੰ ਵੇਖਣ 
ਲਗ _ਗਏ। ਨੌਕਰਾਂ ਦੇ ਮੰਨ੍ਹਾ ਕਰਨ ਤੇ ਸ੍ਰੀ ਕ੍ਰਿਸ਼ਨ ਦੇ ਮਨ ਵਿਚ ਬਹੁਤ ਕ੍ਰੋਧ ਜਾਗ _ਪਿਆ। 
(ਕ੍ਰਿਸ਼ਨ ਨੇ) ਧਨੁਸ਼ ਨੂੰ ਫੜ ਕੇ ਜ਼ੋਰ ਨਾਲ _ਚਿੱਲਾ ਚੜ੍ਹਾਇਆ, ਜਿਸ ਕਰ ਕੇ ਰਾਜੇ ਦਾ 


ਧਨੁਸ਼ ਟੁੱਟ ਗਿਆ।੮੩੨। 

(ਕ੍ਰਿਸ਼ਨ ਨੇ) ਕ੍ਰੋਧ ਕਰ ਕੇ _(ਧਨੁਸ਼ ਉਤੇ) ਜ਼ੋਰ ਦਾ _ਚਿੱਲਾ ਚੜ੍ਹਾਇਆ ਅਤੇ _ਉਸ 
ਸਥਾਨ _ਉਤੇ ਡਟ ਕੇ _ਖੜੋ __ਗਿਆ। (ਇੰਜ ਪੁਤੀਤ ਹੁੰਦਾ ਸੀ) ਮਾਨੋ _ਬਲਵਾਨ ਸ਼ੇਰ ਅੱਖਾਂ 
ਕਢ ਕੇ ਖੜੋਂ ਰਿਹਾ ਹੋਵੇ; ਜਿਹੜਾ ਵੇਖਦਾ ਸੀ ਉਹੀ ਧਰਤੀ ਉਤੇ ਡਿਗ ਪੈਂਦਾ ਸੀ। (ਉਸ 

ਹੀ ਇੰਦਰ ਡਰ ਗਿਆ, ਬੁਹਮਾ ਵੀ ਡਰ ਗਿਆ ਅਤੇ (ਉਹ ਚਿਤਰ ਗੁਪਤ 


ਰਿ ਸੀ _ਦਸਮ-ਗ੍ਰੰਥ ਸਾਹਿਬ 


ਦੇਖਤ ਹੀ _ਡਰਪਿਯੋ ਮਘਵਾ _ਡਰਪਿਯੋ ਬੂਹਮਾ ਜੋਊ ਲੇਖ _ਲਿਥੈ। 
ਧਨੁ ਕੇ ਟੁਕਰੇ ਸੰਗ ਜੋਧਨ ਮਾਰਤ ਸ੍ਯਾਮ ਕਹੈ ਅਤਿ ਹੀ ਸੁ ਤਿਥੈ। ੮੩੩। 


ਕਾਂਝਲੇਂ ਲਾਲ 
ਦੰਹਰਾ 
ਧਨੁਖ ਤੇਜ ਮੈ _ਬਰਨਿਓ ਕ੍ਰਿਸਨ ਕਥਾ ਕੇ _ਕਾਜ। 
ਅਤਿ ਹੀ ਚੂਕ ਮੋ ਤੇ ਭਈ ਛਿਮੀਯੈ ਸੋ _ਮਹਾਰਾਜ। ੮੩੪। 


ਹਾਵੀਲ” 
ਧਨੁ ਕੋ _ਟੁਕਰਾ ਕਰਿ ਲੈ ਹਰਿ ਜੀ ਬਰ ਬੀਰਨ ਕੋ ਸੋਊ ਮਾਰਨ ਲਾਗਿਯੋ। 
ਧਾਇ ਪਰੇ ਨ੍ਰਿਪ ਬੀਰ ਤਬੈ ਤਿਨ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ। 
ਫੇਰਿ ਲਗਿਯੋ ਤਿਨ ਕੋ ਹਰਿ ਮਾਰਨ ਜੁਧਹ ਕੇ ਰਸ ਮੋ ਅਨੁਰਾਗਿਯੋ। 
ਸੋਰ ਭਯੋ ਅਤਿ ਠਉਰ ਤਹਾ ਸੁਨ ਕੈ ਜਿਹ ਕੋ ਸਿਵ ਜੂ ਉਠਿ ਭਾਗਿਯੋ। ੮੩੫। 


ਕਾ/ਭਤ 
ਤੀਨੋ ਲੋਕ ਪਤਿ ਅਤਿ ਜੁਧੁ ਕਰਿ ਕੋਪਿ ਭਰੇ ਤਊਨੇ ਠਉਰ ਜਹਾ ਬਰਬੀਰ ਅਤਿ ਸ੍ਰੈ_ਰਹੇ। 
ਐਸੇ ਬੀਰ ਗਿਰੇ ਜੈਸੇ ਬਾਢੀ ਕੇ ਕਟੇ ਤੇ ਰੂਖ ਗਿਰੇ _ਬਿਸੰਭਾਰ ਅਸਿ ਹਾਥਨ ਨਹੀ ਗਹੇ। 
ਅਤਿ ਹੀ ਤਰੰਗਨੀ ਉਠੀ ਹੈ ਤਹਾ ਜੋਧਨ ਤੈ ਸੀਸ ਸਮ ਬਟੇ ਅਸਿ ਨਕੂ ਭਾਤਿ ਹ੍ਹੈ ਬਹੇ। 
ਗੋਰੇ ਪੈ ਬਰਦ ਚੜਿ ਆਇ ਥੇ ਬਰਦ ਪਤਿ ਗੋਰੀ ਗਉਰਾ ਗੋਰੇ ਰੁਦ੍ਰ ਰਾਤੇ ਰਾਤੇ ਹ੍ਹੋ ਰਹੇ। ੮੩੬। 


ਕ੍ਰੋਧ ਭਰੇ ਕਾਨ੍ਹ ਬਲਭਦੂ ਜੂ ਨੈ ਕੀਨੋ ਰਨ ਭਾਗ ਗਏ ਭਟ ਨ ਸੁਭਟ ਠਾਢ ਕੁਇ ਰਹਿਯੋ। 
ਐਸੇ ਝੂਮਿ ਪਰੇ ਬੀਰ ਮਾਰੇ ਧਨ ਟੂਕਨ ਕੇ ਮਾਨੋ ਕੰਸ ਰਾਜਾ ਜੂ ਕੋਸਾਰੋ ਦਲੁ ਸ੍ਹੈ ਰਹਿਯੋ। 
ਕੇਤੇ ਉਠਿ ਭਾਗੇ ਕੇਤੇ ਜੁਧ ਹੀ ਕੋ_ਫੇਰਿ ਲਾਗੇ ਸੋਊ ਸਮ ਬਨ ਹਰ ਹਰਿ ਤਾਤੋ ਹ੍ਹੋ ਕਹਿਯੋ। 


ਗਜਨ ਕੇ ਸੁੰਡਨ ਤੇ ਐਸੇ ਛੀਟੈ ਛੂਟੀ ਜਾ ਤੇ ਅੰਬਰ ਅਨੂਪ ਲਾਲ ਛੀਟ ਛਬਿ ਹੂ ਰਹਿਯੋ। ੮੩੭। 


ਦੰਹਰ” 
ਕ੍ਰਿਸਨ ਹਲੀ ਧਨੁ ਟੂਕ ਸੋ _ਘਨ ਦਲ ਦਯੋ _ਨਿਘਾਇ। 
ਤਿਨ ਸੁਨ ਕੈ ਬਧ ਸੁਉਨਿ ਨ੍ਰਿਪ ਅਉ ਪੁਨਿ ਦਯੋ ਪਠਾਇ। ੮੩੮। 


ਕ੍ਰਿਸਨਾਵਤਾਰ ੨੮੩ 
ਵੀ ਡਰ ਗਿਆ) ਜੋ ਜੀਵਾਂ ਦੇ ਲੇਖ ਲਿਖਦਾ _ਹੈ। (ਕਵੀ) ਸ਼ਿਆਮ ਕਹਿੰਦੇ ਹਨ, _ਧਨੁਸ਼ 
ਦੇ ਟੁਕੜੇ, (ਜੋ) ਬਹੁਤ _ਤਿਖੇ _ਹਨ, (ਉਨ੍ਹਾਂ) ਨਾਲ ਸ੍ਰੀ ਕ੍ਰਿਸ਼ਨ _ਯੋਧਿਆਂ ਨੂੰ ਮਾਰਦਾ ਜਾ 
ਰਿਹਾ ਹੈ।੮੩੩। 
ਕਫ ਨੇ _/ਨੈਹਾ-- 
ਦੰਹਰ” 


ਕ੍ਰਿਸ਼ਨ ਦੀ ਕਥਾ ਲਈ ਹੀ ਮੈਂ ਧਨੁਸ਼ ਦੇ ਤੇਜ ਦਾ ਵਰਣਨ ਕੀਤਾ ਹੈ। ਮੇਰੇ ਕੋਲੋਂ 
ਵੱਡੀ ਭੁਲ ਹੋ ਗਈ ਹੈ, ਹੇ ਮਹਾਰਾਜ! (ਮੈਨੂੰ) ਖਿਮਾ _ਕਰ _ਦਿਓ।੮੩੪। 


ਨਾਵੰਯਾ 


ਤਿੰਨਾਂ ਲੋਕਾਂ ਦੇ ਸੁਆਮੀ (ਸੀ ਕ੍ਰਿਸ਼ਨ) ਕ੍ਰੋਧ ਨਾਲ ਭਰੇ _ਹੋਏ ਬਹੁਤ ਯੁੱਧ ਕਰਦੇ 
ਹਨ ਜਿਥੇ _ਬਹੁਤ _ਸਾਰੇ _ਬਲਵਾਨ ਯੋਧੇ (ਮੌਤ ਦੀ) ਨੀਂਦਰ ਸੌਂ ਰਹੇ __ਹਨ। ਸੂਰਮੇ ਇਸ 
ਤਰ੍ਹਾਂ _ਗਿਰੇ ਪਏ _ਹਨ, ਜਿਵੇਂ ਤਰਖਾਣ ਦੇ ਕਟੇ ਹੋਏ ਬ੍ਰਿਛ _ਡਿਗੇ ਹੋਏ ਹੁੰਦੇ ਹਨ। (ਸਾਰੇ) 
ਰੋਸ - ਨ. ਹਲਦੀ -4ਉ-ਜ ਪਦ ਮਣੀ ਬਹ ਦੀ ਉਹ. ਦੀ ,ਰਦੀ ਉਠ ਮੋਦੀ 


ਹੈ (ਅਰਥਾਤ ਪੈਦਾ ਹੋ _ਗਈ ਹੈ), ਉਸ ਵਿਚ ਯੋਧਿਆਂ ਦੇ ਸਿਰ ਵਟਿਆਂ ਵਾਂਗ ਹਨ, (ਪਾਣੀ 


ਨਾਲ) _ ਲਾਲੋ ਲਾਲ _ਹੋ ਗਏ _ਹਨ।੮੩੬। 
ਕਰੋਧ ਨਾਲ ਭਰੇ ਹੋਏ ਕ੍ਰਿਸ਼ਨ ਅਤੇ _ਬਲਰਾਮ _ਜੀ ਨੇ (ਅਜਿਹਾ) ਯੁੱਧ _ਕੀਤਾ ਕਿ 
ਸਾਰੇ ਯੋਧੇ ਭਜ ਗਏ (ਅਤੇ ਕੋਈ ਇਕ) ਵੱਡਾ ਸੂਰਮਾ (ਉਥੇ) ਖੜੋਤਾ ਨ ਰਹਿ _ਸਕਿਆ। 
ਧਨੁਸ਼ ਦੇ ਟੋਟਿਆਂ ਨਾਲ ਮਾਰੇ ਹੋਏ ਯੋਧੇ ਇਸ ਪੁਕਾਰ ਘੁੰਮੇਰੀ ਖਾ ਕੇ (ਧਰਤੀ ਉਤੇ) ਡਿਗੇ 
ਕੈਸ ਰਾਜਾ ਦੇ 


ਪਏ ਸਨ, ਮਾਨੋ ਕੰਸ ਸਾਰੇ ਦਲ ਸੌਂ ਰਹੇ _ਹੋਣ। (ਸੁਰਤ ਪਰਤਣ ਤੇ) ਕਈ 
ਉਠ ਕੇ ਭਜ ਗਏ ਹਨ, ਕਈ ਫਿਰ ਯੁੱਧ ਵਿਚ ਲਗ ਗਏ ਹਨ, ਜੰਗਲ _ਦੀ _ਔਗ ਵਾਂਗ 
ਤਪ ਕੇ ਕ੍ਰਿਸ਼ਨ ਨੇ ਉਨ੍ਹਾਂ ਨੂੰ ਵੰਗਾਰਿਆ ਹੈ। ਹਾਥੀਆਂ ਦੇ ਸੁੰਡਾਂ ਵਿਚੋਂ (ਲਹੂ ਦੀਆਂ) ਛਿੱਟਾਂ 


ਇਸ ਤਰ੍ਹਾਂ `ਛੁਟੀਆਂ ਹਨ, ਜਿਸ ਕਰ ਕੇ ਆਕਾਸ਼ _ਲਾਲ ਰੰਗ ਦੀ ਅਨੂਪਮ ਛੀਂਟ ਵਰਗੀ 
ਸੁੰਦਰਤਾ _ਵਾਲਾ _ਹੋ__ਰਿਹਾ ਹੈ।੮੩੭। 


ਕ੍ਰਿਸ਼ਨ ਅਤੇ _ਬਲਰਾਮ ਨੇ _ਧਨੁਸ਼ ਦੇ ਟੁਕੜਿਆਂ ਨਾਲ _ਬਹੁਤ ਸਾਰੀ ਸੈਨਾ ਨੂੰ ਨਸ਼ਟ 


ਕਰ ਦਿੱਤਾ। ਉਨ੍ਹਾਂ ਦੇ ਬਧ (ਦੀ ਗੱਲ) ਕੰਨਾਂ ਨਾਲ ਸੁਣ ਕੇ ਰਾਜੇ ਨੇ ਫਿਰ ਹੋਰ (ਸੈਨਾ) 
ਭੇਜ ਦਿੱਤੀ।੮੩੮। 


੨੮੪ 


ਸੀ _ਦਸਮ-ਗ੍ਰੰਥ _ਸਾਹਿਬ 


ਸ਼ਵੰਯਾ 
ਬੀਚ ਚਮੂੰ ਧਸਿ ਬੀਰਨ ਕੀ ਧਨ ਟੂਕਨ ਸੋ ਬਹੁ ਬੀਰ ਸੰਘਾਰੇ। 
ਭਾਗਿ ਗਏ ਸੁ ਬਚੇ ਤਿਨ ਤੇ ਜੋਊ ਫੇਰਿ ਲਰੇ ਸੋਊ ਫੇਰਿ ਹੀ ਮਾਰੇ। 
ਜੂਝਿ ਪਰੀ ਚਤੁਰੰਗ ਚਮੂੰ ਤਹ ਸੂਉਨਤ ਕੈ ਸੁ ਚਲੇ ਪਰਨਾਰੇ। 
ਯੌ ਉਪਜੀ ਉਪਮਾ ਜੀਯ ਮੈ ਰਨ ਭੂਮਿ ਮਨੋ ਤਨ ਭੂਖਨ ਧਾਰੇ। ੮੩੯। 


ਜੁਧ ਕਰਿਯੋ ਅਤਿ ਕੋਪ ਦੁਹੂੰ ਰਿਪੁ ਬੀਰ ਕੇ ਬੀਰ ਘਨੇ ਹਨਿ ਦੀਨੇ। 
ਹਾਨਿ ਬਿਖੈ ਜੋਊ ਜ੍ਹਾਨ ਹੁਤੇ ਸਜਿ ਆਏ ਹੁਤੇ ਜੋਊ ਸਾਜ ਨਵੀਨੇ। 
ਸੋ ਝਟਿ ਭੂਮਿ ਗਿਰੇ ਰਨ ਕੀ ਤਿਹ ਠਉਰ ਬਿਖੈ ਅਤਿ ਸੁੰਦਰ ਚੀਨੇ। 
ਯੌ ਉਪਮਾ ਉਪਜੀ ਜੀਯ ਮੈ ਰਨ ਭੂਮੀ ਕੋ ਮਾਨਹੁ ਭੂਖਨ ਦੀਨੇ। ੮੪0। 


ਧਨੁ ਟੂਕਨ ਸੋ ਰਿਪੁ ਮਾਰਿ ਘਨੇ ਚਲ ਕੈ ਸੋਊ ਨੰਦ ਬਬਾ ਪਹਿ ਆਏ। 
ਆਵਤ ਹੀ ਸਭ ਪਾਇ ਲਗੇ ਅਤਿ ਆਨੰਦ ਸੋ ਤਿਹ ਕੈਠਿ ਲਗਾਏ। 

ਗੇ ਥੇ ਕਹਾ ਪੁਰ ਦੇਖਨ ਕੋ ਬਚਨਾ ਉਨ ਪੈ ਇਹ ਭਾਤਿ ਸੁਨਾਏ। 

ਰੈਨ ਪਰੀ ਗ੍ਰਿਹ ਸੋਇ ਰਹੇ ਅਤਿ ਹੀ ਮਨ ਭੀਤਰ ਆਨੰਦ ਪਾਏ। ੮੪੧। 


ਦੰਹਰ” 
ਇਕ ਕੰਸ ਨੇ ਅਤੈ ਭਯਾਨਕ ਰੂਪ। 
ਬਿਆਕੁਲ ਜੀਯ ਹੋਇ ਕੈ ਭ੍ਰਿਤ ਬੁਲਾਏ ਭੂਪਿ। ੮੪੨। 


ਕੱਸ ਲਾਦ /ਡ੍‌ਤਨ ਮੱ 


ਜੈ 3 


ਹਾਵੀਯ” 
ਭ੍ਰਿਤ ਬੁਲਾਇ ਕੈ ਰਾਜੇ ਕਹੀ ਇਕ ਖੇਲਨ ਕੋ ਰੰਗ ਭੂਮਿ ਬਨਾਵਹੁ। 
ਗੋਪਨ ਕੋ _ਇਕਠਾ ਰਖੀਏ ਹਮਰੇ ਸਬ ਹੀ ਦਲ ਕੋ ਸੁ ਬੁਲਾਵਹੁ। 
ਕਾਰਜ ਸੀਘੁ ਕਰੋਂ ਸੁ ਇਹੈ ਹਮਰੇ ਇਕ ਪੈ ਗਨ ਕਉ ਤਿਸਿਟਾਵਹੁ। 
ਖੇਲ ਬਿਖੈ ਤੁਮ ਮਲਨ ਠਾਢਿ ਕੈ ਆਪ ਸਬੈ ਕਸਿ ਕੈ ਕਟਿ ਆਵਹੁ। ੮੪੩। 


ਭ੍ਰਿਤ ਸਭੈ ਨ੍ਰਿਪ ਕੀ ਬਤੀਯਾ ਸੁਨ ਕੈ ਉਠ ਕੈ ਸੋਊ ਕਾਰਜ ਕੀਨੋ। 

ਠਾਢਿ ਕੀਯੋ ਗਜ _ਪਉਰ ਬਿਖੈ ਸੁ _ਰਚਿਯੋ ਰੰਗ ਭੂਮਿ ਕੋ ਠਉਰ ਨਵੀਨੋ। 
ਮਲ ਜਹਾ ਰਿਪੁ ਬੀਰ ਘਨੇ ਪਿਖਿਏ ਰਿਪੁ ਆਵਤ ਜਾਹਿ ਪਸੀਨੋ। 

ਐਸੀ ਬਨਾਇ ਕੈ ਠਉਰ ਸੋਊ ਹਰਿ ਕੇ ਗ੍ਰਿਹਿ ਮਾਨਸ ਭੇਜਿ ਸੁ ਦੀਨੋ। ੮੪੪। 


ਨ੍ਿਪ ਸੇਵਕ ਲੈ ਇਨ ਸੰਗ ਚਲਿਯੋ ਚਲਿ ਕੈ ਨ੍ਰਿਪ ਕੰਸ ਕੇ ਪਉਰ ਪੈ ਆਯੋ। 
ਐ ਕੈ ਕਹਿਯੋ ਨ੍ਰਿਪ ਕੋ ਘਰੁ ਹੈ ਤਿਹ ਤੇ ਸਭ ਗ੍ਰਾਰਨ ਸੀਸ ਝੁਕਾਯੋ। 


ਕ੍ਰਿਸਨਾਵਤਾਰ ੨੮੫ 


ਮਾਵੀਯ” 

ਯੋਧਿਆਂ ਦੀ ਸੈਨਾ ਵਿਚ ਧਸ ਕੇ (ਦੋਹਾਂ ਭਰਾਵਾਂ ਨੇ) ਧਨੁਸ਼ ਦੇ ਟੋਟਿਆਂ ਨਾਲ ਬਹੁਤ 
ਸਾਰੇ ਯੋਧੇ ਮਾਰ ਦਿੱਤੇ। ਜੋ ਭਜ ਗਏ, ਉਹੀ ਉਨ੍ਹਾਂ ਕੋਲੋਂ _ਬਚੇ ਅਤੇ ਜੋ ਫਿਰ ਲੜੇ _ਹਨ, 
ਉਹ ਵੀ ਮਾਰੇ _ਗਏ _ਹਨ। _ਚਤੁਰੰਗਨੀ ਸੈਨਾ ਉਥੇ _ਲੜ ਕੇ (ਮਰੀ) ਪਈ ਹੈ ਅਤੇ ਲਹੂ 
ਦੇ ਪਰਨਾਲੇ ਵਗ _ਰਹੇ _ਹਨ। _(ਉਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ 
ਉਪਮਾ _ਪੈਦਾ _ਹੋਈ, ਮਾਨੋ _ਰਣ-ਭੂਮੀ _ਨੇ (ਭਾਂਤ _ਭਾਂਤ ਦੇ) ਗਹਿਣੇ _ਪਾਏ _ਹੋਣ।੮੩੯। 

ਬਹੁਤ ਕ੍ਰੋਧ ਕਰ _ਕੇ ਦੋਹਾਂ ਭਰਾਵਾਂ ਨੇ ਯੁੱਧ _ਕੀਤਾ ਅਤੇ _ਸੂਰਵੀਰ ਵੈਰੀ ਦੇ _ਬਹੁਤ 
ਸਾਰੇ ਸੁਰਮੇ ਮਾਰ ਦਿੱਤੇ। ਜੋ (ਯੋਧੇ) ਉਮਰ ਵਿਚ ਜਵਾਨ ਸਨ ਅਤੇ ਜੋ ਨਵੇਂ ਨਵੇਂ ਸਾਜ 
ਲੈ ਕੇ ਆਏ ਸਨ, ਉਹ ਤੁਰਤ ਹੀ _ਰਣ-ਭੂਮੀ ਵਿਚ ਡਿਗ ਪਏ, ਜੋ ਬਹੁਤ ਸੋਹਣੇ ਲਗ 
ਰਹੇ ਸਨ। (ਉਨ੍ਹਾਂ ਦੀ ਸੁੰਦਰਤਾ ਬਾਰੇ ਕਵੀ ਦੇ ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ 
ਹੋਈ, _ਮਾਨੋ _ਰਣ-ਭੂਮੀ _ਨੂੰ ਗਹਿਣੇ ਦਿੱਤੇ _ਜਾ ਰਹੇ _ਹੋਣ।੮੪0। 

ਧਨੁਸ਼ ਦੇ _ਟੋਟਿਆਂ ਨਾਲ ਬਹੁਤ _ਸਾਰੇ ਵੈਰੀ ਮਾਰ ਕੇ ਉਹ (ਸ੍ਰੀ ਕ੍ਰਿਸ਼ਨ ਅਤੇ 
ਬਲਰਾਮ) _ਚਲ _ਕੇ _ਪਿਤਾ ਨੰਦ ਪਾਸ ਆ ਗਏ। ਆਉਂਦਿਆਂ ਹੀ ਸਾਰੇ ਪੈਰੀਂ ਪਏ ਅਤੇ 
(ਨੰਦ ਨੇ) ਆਨੈਦਿਤ ਹੋ ਕੇ ਦੋਹਾਂ ਨੂੰ ਗਲੇ ਨਾਲ ਲਾ _ਲਿਆ। (ਨੰਦ ਨੇ ਪੁਛਿਆ) ਕਿਥੇ 
ਗਏ ਸੌ? (ਮਥਰਾ) ਨਗਰ _ਵੇਖਣ (ਗਏ ਸਾਂ), ਇਸ ਤਰ੍ਹਾਂ ਉਨ੍ਹਾਂ `ਨੂੰ ਬਚਨ ਸੁਣਾ ਦਿੱਤੇ। 
(ਜਦ) ਰਾਤ ਪਈ _ (ਤਾਂ) ਮਨ ਵਿਚ ਬਹੁਤ ਆਨੰਦ ਪ੍ਰਾਪਤ _ਕਰ _ਕੇ ਸੌਂ _ਰਹੇ।੮੪੧। 


ਦੰਹਰਾ 
(ਉਸ ਰਾਤ ਨੂੰ) ਕੰਸ ਨੇ ਇਕ ਅਤਿ ਭਿਆਨਕ ਰੂਪ ਵਾਲਾ _ਸੁਪਨਾ _ਵੇਖਿਆ। 
(ਫਲਸਰੂਪ) ਮਨ ਵਿਚ ਬਹੁਤ ਵਿਆਕੁਲ ਹੋਕੇ ਰਾਜੇ ਨੇ ਨੌਕਰਾਂ ਨੂੰ ਬੁਲਾ _ਲਿਆ। ੮੪੨। 


ਕੰਮ ਜਲਦੀ ਕਰੋ ਅਤੇ ਇਕ (ਕ੍ਰਿਸ਼ਨ) ਉਤੇ ਮੇਰੇ ਬਹੁਤ ਸਾਰੇ ਸੂਰਮੇ ਖੜੇ ਕਰ _ਦਿਓ। 
ਖੇਡ _(ਦੇ ਮੈਦਾਨ ਵਿਚ) ਤੁਸੀਂ ਪਹਿਲਵਾਨ ਖੜੇ __ਕਰ _ਕੇ ਆਪ ਸਾਰੇ _ਕਮਰ-ਕਸੇ _ਕਰ 
ਕੇ ਆਓ। (ਅਰਥਾਤ _ਸ਼ਸਤੁ-ਬੋਧ _ਹੋ ਕੇ _ਆਓ)।੮੪੩। 


ਬੰਦਾ ਭੇਜ ਦਿੱਤਾ।੮੪੪। 

ਇਨ੍ਹਾਂ ਨੂੰ ਲੈ ਕੇ ਰਾਜੇ ਦਾ ਨੌਕਰ ਚਲਿਆ ਅਤੇ ਚਲ ਕੇ ਰਾਜਾ ਕੰਸ ਦੇ ਦੁਆਰ 
ਉਤੇ ਆ ਗਿਆ। ਆ ਕੇ ਕਿਹਾ--ਇਹ ਰਾਜੇ ਦਾ ਘਰ ਹੈ 
ਗਵਾਲਿਆਂ ਨੇ ਸਿਰ ਝੁਕਾ ਦਿੱਤੇ। ਅਗੇ ਜਾ ਕੇ ਬਹੁਤ ਵੱਡਾ 


੨੮੬ 


ਸੀ _ਦਸਮ-ਗ੍ੰਥ _ਸਾਹਿਬ 


ਆਗੇ _ਪਿਖਿਯੋ ਗਜ ਮਤ ਮਹਾ __ਕਹਿਯੋ ਦੂਰ ਕਰੋਂ _ਗਜਵਾਨ ਰਿਸਾਯੋ। 
ਧਾਇ ਪਰਿਯੋ ਹਰਿ ਊਪਰਿ ਯੌ ਮਨੋ ਪੁਨ ਕੇ ਊਪਰਿ ਪਾਪ ਸਿਧਾਯੋ। ੮੪੫। 


ਕੋਪ ਭਰੇ ਗਜ ਮਤ ਮਹਾ ਭਰ ਸੁੰਡਿ ਲਏ ਭਟ ਸੁੰਦਰ ਦੋਊ। 

ਸੋ ਤਬ ਹੀ ਘਨ ਸੋ ਗਰਜਿਯੋ ਜਿਹ ਕੀ ਸਮ ਉਪਮ ਅਉਰ ਨ ਕੋਊ। 
ਪੇਟ ਤਰੇ ਤਿਹ ਕੇ ਪਸਰੇ ਕਬਿ ਸ੍ਯਾਮ ਕਹੈ ਬਧੀਯਾ ਅਰਿ ਜੋਊ। 

ਯੌ ਉਪਜੀ ਉਪਮਾ ਜੀਯ ਮੈ ਅਪਨੇ ਰਿਪੁ ਸੋ ਮਨੋ ਖੇਲਤ ਦੋਊ। ੮੪੬। 


ਤਬ ਕੋਪੁ ਕਰਿਯੋ ਮਨ ਮੈ ਹਰਿ ਜੂ ਤਿਹ ਕੋ ਤਬ ਦਾਤ ਉਖਾਰਿ ਲਯੋ ਹੈ। 
ਏਕ ਦਈ ਗਜ ਸੂੰਡ ਬਿਖੈ ਕੁਪਿ ਦੂਸਰ ਸੀਸ ਕੇ ਬੀਚ ਦਯੋ ਹੈ। 
ਚੋਟ ਲਗੀ ਸਿਰ ਬੀਚ ਘਨੀ ਧਰਨੀ ਪਰ ਸੋ ਮੁਰਝਾਇ ਪਜਯੋ ਹੈ। 
ਸੋ ਮਰਿ ਗਯੋ ਰਿਪੁ ਕੇ ਬਧ ਕੋ ਮਥੁਰਾ ਕੇ ਕੋ ਆਗਮ ਆਜ ਭਯੋ ਹੈ। ੮੪੭। 


/ਏਤ ਨੀ ਦਸਮ #ਕੰਲੇ ਲਾਝਤਹ ਨਾਟਕ ਯੁੱਲੇ_ /ਕਰਸਨਾਫਤਾਨੇ ਕਲ 
ਕਧ/ਹ _ਧਲਾ/ਏ` _ਜਗਆਮਤਨ/ 
ਅਥ ਚੰਡੂਰ ਮੁਸਟ ਜੁਧ 
੭ਾਵੀਯਾਂ 
ਕੈਧਿ ਧਰਿਯੋ ਗਜ ਦਾਤ ਉਖਾਰ ਕੈ ਬੀਚ ਗਏ ਰੰਗ ਭੂਮਿ ਕੇ ਦੋਉ। 
ਬੀਰਨ ਬੀਰ ਬਡੋ _ਈ_ਪਿਖਿਯੋ ਬਲਵਾਨ ਲਖਿਯੋ ਇਨ _ਮਲਨ_ਸੋਊ। 
ਸਾਧਨ ਦੇਖਿ ਲਖਿਯੋ ਕਰਤਾ ਜਗ ਯਾ ਸਮ ਦੂਸਰ ਅਉਰ ਨ ਕੋਊ। 


ਤਾਤ ਲਖਿਯੋ ਕਰ ਕੈ ਲਰਕਾ ਨ੍ਰਿਪ ਕੰਸ ਲਖਿਯੋ ਮਨ ਮੈ ਘਰਿ ਖੋਊ। ੮੪੮। 


ਤਉ ਨ੍ਰਿਪ ਬੈਠਿ ਸਭਾ ਹੂੰ ਕੇ ਭੀਤਰ ਮਲਨ ਸੋ ਜਦੁਰਾਇ ਲਰਾਯੋ। 
ਮੁਸਟ ਕੇ ਸਾਥ ਲਰਿਯੋ _ਮੁਸਲੀ ਸੁ ਚੰਡੂਰ ਸੋ _ਸ੍ਯਾਮ ਜੂ ਜੁਧੁ ਮਚਾਯੋ। 
ਭੂਮਿ ਪਰੇ ਰਨ ਕੀ ਗਿਰ ਸੋ ਹਰ ਜੂ ਮਨ ਭੀਤਰ ਕੋਪੁ ਬਢਾਯੋ। 

ਏਕ ਲਗੀ ਨ ਤਹਾ ਘਟਿਕਾ ਧਰਨੀ ਪਰ _ਤਾਕਹੁ ਮਾਰਿ ਗਿਰਾਯੋ। ੮੪੯। 


ਕਧ/ਹ _ਧਲਾ/ਏ` _ਜਆਮਤਨ/ 


ਅਥ ਕੰਸ ਬਧ ਕਥਨੰ 
ਹਾਵੀਯਾਂ 
ਮਾਰਿ ਲਏ ਰਿਪੁ ਬੀਰ ਦੋਊ ਨ੍ਰਿਪ ਤਉ ਮਨ ਭੀਤਰਿ ਕ੍ਰੋਧ ਭਰਿਯੋ। 
ਇਨ ਕੋ ਭਟ ਮਾਰਹੁ ਖੇਤ ਅਬੈ ਇਹ ਭਾਤਿ ਕਹਿਯੋ ਅਰੁ ਸੋਰ ਕਰਿਯੋ। 


ਕ੍ਰਿਸਨਾਵਤਾਰ ੨੮੭ 


(ਗਵਾਲਿਆਂ ਨੇ ਉਸ ਨੂੰ) ਪਰੇ ਕਰਨ ਲਈ ਕਿਹਾ, (ਪਰ) ਮਹਾਵਤ ਨੇ (ਹਾਥੀ ਨੂੰ) ਕ੍ਰੋਧਿਤ 
ਕਰ _ਦਿੱਤਾ। _(ਉਹ ਹਾਥੀ) ਕ੍ਰਿਸ਼ਨ ਉਪਰ _ਇਸ ਤਰ੍ਹਾਂ ਜਾ ਪਿਆ ਮਾਨੋ ਪੁੰਨ ਉਤੇ _ਪਾਪ 
ਨੇ _ ਹਮਲਾ _ ਕਰ _ ਦਿੱਤਾ _ਹੋਵੇ।੮੪੫। 

ਕਰੋਧ ਨਾਲ ਭਰੇ ਹੋਏ ਹਾਥੀ ਨੇ ਸੁੰਡ ਵਿਚ ਦੋਹਾਂ ਸੁੰਦਰ ਸੂਰਮਿਆਂ (ਕ੍ਰਿਸ਼ਨ ਅਤੇ 
ਬਲਰਾਮ) _ਨੂੰ ਪਕੜ _ਲਿਆ। _ਉਹ _ਉਸ ਵੇਲੇ ਬਦਲ _ਵਾਂਗ _ਗਰਜਿਆ _ਜਿਸ _ਦੇ ਸਮਾਨ 
ਹੋਰ ਕੋਈ ਉਪਮਾ ਨਹੀਂ ਹੈ। _ਕਵੀ ਸ਼ਿਆਮ _ਕਹਿੰਦੇ ਹਨ, ਵੈਰੀ ਨੂੰ ਜੋ ਮਾਰਨ _ਵਾਲਾ 
(ਕ੍ਰਿਸ਼ਨ) ਹੈ, ਉਹ ਉਸ ਦੇ ਪੇਟ ਹੇਠਾਂ ਪਸਰ _ਗਿਆ। (ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) 
ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਆਪਣੇ _ਵੈਰੀ ਨਾਲ ਦੋਵੇਂ (ਭਰਾ) 
ਖੇਡ _ਰਹੇ _ਹੋਣ।੮੪੬। 


ਕੀਤਾ, ਉਸ ਦੇ ਉਸੇ ਵੇਲੇ ਦੰਦ ਉਖਾੜ 
ਦੂਜਾ ਸਿਰ ਵਿਚ ਮਾਰਿਆ ਹੈ। (ਉਸ ਦੇ) 
ਉਤੇ _ਮੂਰਛਿਤ ਹੋ ਕੇ ਡਿਗ _ਪਿਆ। (ਉਹ 


(ਹਾਥੀ) _ਮਰ _ਗਿਆ। (ਇੰਜ ਲਗਦਾ ਹੈ ਮਾਨੋ) ਵੈਰੀ ਨੂੰ ਮਾਰਨ ਦਾ ਅਜ ਮਥੁਰਾ `ਵਿਚ 


/ਟੋਲੇਂ ਨੀਂ ਦਸਮ ਅਕੰਹ ਦੇ ਲਾੰਚਤੂ ਨਾਟਕ ਕੁੱਠ ਦੇ ਸ਼ਨਾਵਤਾਰ ਦਾ ਕਲ ਨੂੰ ਆਰਨ ਟਾ 
੭ਆ/ਧਆ/ਣ' _ਸਆਾਪਤ/ 
ਹੁਣ ਚੌਡੂਰ ਅਤੇ ਮੁਸ਼ਟ ਦੇ ਯੁੱਧ ਦਾ ਕਥਨ 
੭ਾਵੰਯ੍ਾ 
ਹਾਥੀ ਦੇ ਦੰਦਾਂ ਨੂੰ ਉਖਾੜ ਕੇ ਮੋਢਿਆਂ ਉਤੇ ਧਰ ਲਿਆ ਅਤੇ ਦੋਵੇਂ ਭਰਾ ਅਖਾੜੇ 
('ਰੰਗ-ਭੂਮੀ”) ਵਿਚ _ਚਲੇ _ਗਏ। ਯੋਧਿਆਂ ਨੇ (ਕ੍ਰਿਸ਼ਨ ਨੂੰ) ਵੱਡੇ ਯੋਧਿਆਂ ਦੇ ਰੂਪ ਵਿਚ 
ਵੇਖਿਆ _ਅਤੇ _ਪਹਿਲਵਾਨਾਂ ਨੇ _ਵੀ _ਇਸ ਨੂੰ (ਆਪਣੇ ਤੋਂ) _ਬਲਵਾਨ _ਜਾਣਿਆ। _ ਸਾਧਾਂ 
ਨੇ ਵੇਖ ਕੇ (ਇਸ ਨੂੰ) ਜਗਤ ਦਾ ਕਰਤਾ ਸਮਝ _ਲਿਆ ਅਤੇ (ਇਹ ਵੀ ਸਮਝ _ਲਿਆ 
ਕਿ) ਇਸ ਵਰਗਾ ਹੋਰ ਕੋਈ ਦੂਜਾ ਨਹੀਂ _ਹੈ। _ਪਿਤਾ ਨੇ _(ਇਸ ਨੂੰ) ਲੜਕਾ ਕਰ ਕੇ 
ਜਾਣਿਆ ਅਤੇ ਕੰਸ _ਨੇ (ਆਪਣੇ) ਮਨ ਵਿਚ _ਘਰ ਦਾ ਨਾਸ਼ਕ _ਸਮਝਿਆ।੮੪੮। 
ਤਦ ਰਾਜੇ ਨੇ ਸਭਾ ਵਿਚ ਬੈਠ ਕੇ (ਆਪਣੇ) ਪਹਿਲਵਾਨਾਂ _ਨਾਲ ਕ੍ਰਿਸ਼ਨ ਨੂੰ ਲੜਾ 
ਦਿੱਤਾ। 'ਮੁਸਟ” (ਨਾਂ ਵਾਲੇ ਪਹਿਲਵਾਨ) ਨਾਲ _ਬਲਰਾਮ ਲੜਿਆ ਅਤੇ 'ਚੈਡੂਰ” (ਨਾਂ ਵਾਲੇ 
ਪਹਿਲਵਾਨ) _ ਨਾਲ _ ਕ੍ਰਿਸ਼ਨ _ਨੇ ਯੁੱਧ _ਮਚਾਇਆ। _ ਜਦੋਂ ਕ੍ਰਿਸ਼ਨ ਨੇ _ਮਨ ਵਿਚ ਕ੍ਰੋਧ 
ਵਧਾਇਆ ਤਾਂ ਉਹ _(ਚੰਡੂਰ) _ਰਣ-ਭੂਮੀ _ਵਿਚ _ਡਿਗ _ਪਿਆ। ਉਥੇ ਇਕ ਘੜੀ ਵੀ ਨ 
ਲਗੀ। (ਕ੍ਰਿਸ਼ਨ ਅਤੇ _ਬਲਰਾਮ ਨੇ) ਉਨ੍ਹਾਂ ਨੂੰ ਮਾਰ _ਕੇ ਧਰਤੀ _ਉਤੇ _ਡਿਗਾ _ਦਿੱਤਾ।੮੪੯। 
/ਏਥੋਂ ਦਸਮ ਸਕੰਨ ਦੇ ਲਾਂਚ ਨਾਟਕਾ ਕੁੱਲ ਦੇ ਰ੍‌ਸ਼ਫਤਾਰ ਦੇ ਝੰਡੂਰ ੭ਨਟਾ 
ਘੰਹਲਵਾਨਾਂ ਦੇ ਲਹ ਦਾ _ਅ%5%7ਲ _ਨਆਪਤ/ 


ਹੁਣ ਕੰਸ ਦੇ ਬਧ ਦਾ ਕਥਨ 


ਸੀ _ਦਸਮ-ਗ੍ਰੰਥ _ਸਾਹਿਬ 


ਜਦੁਰਾਇ _ਭਰਬੂ ਤਬ ਪਾਨ ਲਗੋ ਅਪਨੇ ਮਨ ਮੈ ਨਹੀ ਨੈਕੁ ਡਰਿਯੋ। 
ਜੋਊ ਆਇ ਪਰਿਯੋ ਹਰ ਪੈ ਕੁਪਿ ਕੈ ਹਰਿ ਥਾਪਰ ਸੋ ਸੋਊ ਮਾਰਿ ਡਰਿਯੋ। ੮੫0। 


ਹਰਿ ਕੂਦਿ ਤਬੈ ਰੰਗ ਭੂਮਹਿ ਤੇ ਨ੍ਰਿਪ ਥੋ ਸੁ ਜਹਾ ਤਹ ਹੀ ਪਗੁ ਧਾਰਿਯੋ। 
ਕੰਸ ਲਈ ਕਰਿ ਢਾਲਿ ਸੰਭਾਰ ਕੈ ਕੋਪ ਭਰਿਯੋ ਅਸਿ ਖੈਚ ਨਿਕਾਰਿਯੋ। 
ਦਉਰਿ ਦਈ ਤਿਹ ਕੇ ਤਨ ਪੈ ਹਰਿ ਫਾਧਿ ਗਏ ਅਤਿ ਦਾਵ ਸੰਭਾਰਿਯੋ। 
ਕੇਸਨ ਤੇ ਗਹਿ ਕੈ ਰਿਪੁ ਕੋ ਧਰਨੀ ਪਰ ਕੈ ਬਲ ਤਾਹਿੰ ਪਛਾਰਿਯੋ। ੮੫੧। 


ਗਹਿ ਕੇਸਨ ਤੇ ਪਟਕਿਯੋ ਧਰ ਸੋ _ਗਹ ਗੋਡਨ ਤੇ ਤਬ ਘੀਸ ਦਯੋ। 

ਨ੍ਿਪ ਮਾਰਿ ਹੁਲਾਸ ਬਡਿਯੋ ਜੀਯ ਮੈ ਅਤਿ ਹੀ ਪੁਰ ਭੀਤਰ ਸੋਰ ਪਯੋ। 
ਕਬਿ ਸ੍ਯਾਮ ਪੁਤਾਪ ਪਿਖੋ ਹਰਿ ਕੋ ਜਿਨਿ ਸਾਧਨ ਰਾਖ ਕੈ ਸਤ ਛਯੋ। 
ਕਟਿ ਬੰਧਨ ਤਾਤ ਦਏ ਮਨ ਕੇ ਸਭ ਹੀ ਜਗ ਮੈ ਜਸ ਵਾਹਿ ਲਯੋ। ੮੫੨। 


ਰਿਪੁ ਕੋ ਬਧ ਕੈ ਤਬ ਹੀ ਹਰਿ ਜੂ ਬਿਸਰਾਤ ਕੇ ਘਾਟ ਕੈ ਊਪਰਿ ਆਯੋ। 
ਕੰਸ ਕੇ ਬੀਰ ਬਲੀ ਜੁ _ਹੁਤੇ ਤਿਨ ਦੇਖਤ ਸ੍ਯਾਮ ਕੋ_ਕੋਪੁ ਬਢਾਯੋ। 
ਸੋ ਨ ਗਯੋ ਤਿਨ ਪਾਸ ਛਮਿਯੋ ਹਰਿ ਕੇ ਸੈਗਿ ਆਇ ਕੈ ਜੁਧ ਮਚਾਯੋ। 
ਸ੍ਯਾਮ ਸੈਭਾਰਿ ਤਬੈ ਬਲ ਕੋ ਤਿਨ ਕੋ ਧਰਨੀ ਪਰ ਮਾਰਿ ਗਿਰਾਯੋ। ੮੫੩। 


ਗਜ ਸੋ ਅਤਿ ਹੀ ਕੁਪਿ ਜੁਧ ਕਰਿਯੋ ਤਿਹ ਤੇ ਡਰਿ ਕੈ ਨਹੀ ਪੈਗ ਟਰੇ। 
ਦੋਊ ਮਲ ਮਰੇ ਰੈਗਿ ਭੂਮਿ ਬਿਖੈ ਕਬਿ ਸ੍ਯਾਮ ਤਹਾ ਪਹਰੇ ਕੁ _ਲਰੇ। 
ਨ੍ਰਿਪ ਰਾਜ ਕੋ ਮਾਰ ਗਏ ਜਮੁਨਾ ਤਟਿ ਬੀਰ ਭਿਰੇ ਸੋਊ ਆਨਿ ਮਰੇ। 
ਰਖਿ ਸਾਧਨ ਸਤ੍ਰ _ਸੰਘਾਰ ਦਏ ਨਭਿ ਤੇ ਤਿਹ ਊਪਰਿ ਫੂਲ ਪਰੇ। ੮੫੪। 


/ਇਤ ਤੀ _ਦਲਨਆ #ਨੈਕੱਧ ਘਰਾਣੇ ਲਾੰਝਤ੍ਹ ਨਾਟਕ ਯੁੰਥੇਂ_/ਨਸ਼ਨਾਵਤਾਨੇ 
/ਉਪ ਕੱਲ ਲਗਨ ਨਲ _ਨਆਘਤਨ/ 


ਅਥ ਕੰਸ ਬਧੂ ਕਾਨ੍ਹ ਜੂ ਪਹਿ ਆਵਤ ਭਈ 
ਸ਼ਵੰਯਾ 
ਰਾਜ ਸੁਤਾ ਦੁਖੁ ਮਾਨਿ ਮਨੈ ਤਜਿ ਧਾਮਨ ਕੋ ਹਰਿ ਜੂ ਪਹਿ ਆਈ। 
ਆਇ ਕੈ ਸੋ ਘਿਘਿਆਤ ਭਈ ਹਰਿ ਪੈ ਦੁਖ ਕੀ ਸਭ ਬਾਤ ਸੁਨਾਈ। 
ਡਾਰਿ ਦਯੋ ਸਿਰ ਉਪਰ ਕੋ _ਪਟ ਪੈ ਤਿਹ ਭੀਤਰ ਛਾਰ ਮਿਲਾਈ। 
ਕੈਠਿ ਲਗਾਇ ਰਹੀ ਭਰਤਾ ਹਰਿ ਜੂ ਤਿਹ ਦੇਖਤ ਗ੍ਰੀਵ ਨਿਵਾਈ। ੮੫੫। 


ਕ੍ਰਿਸਨਾਵਤਾਰ ੨੮੯ 


ਅਤੇ ਸ਼ੋਰ _ਮਚਾਇਆ। _ਉਸ ਵੇਲੇ ਕ੍ਰਿਸ਼ਨ ਨੇ _ਭੜਬੂ ਪਾ ਦਿੱਤਾ ਅਤੇ ਆਪਣੇ ਮਨ ਵਿਚ 

ਬਿਲਕੁਲ ਨ ਡਰਿਆ। ਜੋ ਵੀ ਕ੍ਰੋਧ ਕਰ ਕੇ ਕ੍ਰਿਸ਼ਨ ਉਤੇ ਆ ਪਿਆ, ਉਸ ਨੂੰ ਕ੍ਰਿਸ਼ਨ 

ਨੇ _ਥਪੜ ਨਾਲ ਮਾਰ ਸੁਟਿਆ (ਜਾਂ ਥਾਂ ਉਤੇ _ਹੀ ਉਸ ਨੂੰ ਮਾਰ ਦਿੱਤਾ)।੮੫0। 
ਤਦੋਂ ਕ੍ਰਿਸ਼ਨ ਨੇ _ਰੰਗ-ਭੂਮੀ ਵਿਚੋਂ ਕੁੱਦ ਕੇ ਜਿਥੇ _ਰਾਜਾ ਬੈਠਾ ਸੀ, ਉਥੇ ਹੀ ਜਾ 


ਕੇ ਪੈਰ ਟਿਕਾ ਦਿੱਤੇ। ਕੰਸ ਨੇ ਹੱਥ ਵਿਚ ਢਾਲ ਸੰਭਾਲ ਲਈ ਅਤੇ ਕ੍ਰੋਧ ਨਾਲ ਭਰ ਕੇ 
ਤਲਵਾਰ ਖਿਚ _ਲਈ। ਭਜ ਕੇ ਉਸ (ਕ੍ਰਿਸ਼ਨ) ਦੇ ਸ਼ਰੀਰ ਉਤੇ ਚਲਾ ਦਿੱਤੀ, (ਅਗੋਂ) 
ਸੀ ਕ੍ਰਿਸ਼ਨ ਇਕ ਪਾਸੇ ਵਲ ਹਟ ਗਏ ਅਤੇ ਦਾਓ ਤੋਂ ਬਚਾ ਲਿਆ। (ਫਿਰ) ਵੈਰੀ ਨੂੰ 
ਕੇਸਾਂ ਤੋਂ ਪਕੜ _ਕੇ ਜ਼ੋਰ _ਨਾਲ _ ਧਰਤੀ _ ਉਤੇ _ਪਟਕਾ _ ਮਾਰਿਆ।੮੫੧। 

(ਪਹਿਲਾਂ) ਕੇਸਾਂ ਤੋਂ ਪਕੜ ਕੇ ਧਰਤੀ ਉਤੇ ਪਟਕ ਦਿੱਤਾ ਅਤੇ (ਫਿਰ) ਉਸ ਵੇਲੇ 
ਗੋਡਿਆਂ (ਅਰਥਾਤ _ਟੰਗਾਂ) ਤੋਂ ਫੜ ਕੇ _ਘਸੀਟ _ਦਿੱਤਾ। ਰਾਜੇ ਨੂੰ ਮਾਰ _ਕੇ (ਦੋਹਾਂ ਦੇ) 
ਮਨ ਵਿਚ _ਬਹੁਤ ਆਨੰਦ ਵਧਿਆ ਅਤੇ _ਨਗਰ _ਵਿਚ ਰੌਲਾ _ਧੈ _ਗਿਆ। ਕਵੀ ਸ਼ਿਆਮ 
(ਕਹਿੰਦੇ ਹਨ), ਸ੍ਰੀ ਕ੍ਰਿਸ਼ਨ ਦਾ ਪੁਤਾਪ ਵੇਖੋ, ਜਿਸ ਨੇ ਸਾਧਾਂ ਦੀ ਰਖਿਆ ਕਰ ਕੇ ਵੈਰੀਆਂ 
ਨੂੰ ਨਸ਼ਟ ਕਰ ਦਿੱਤਾ _ਹੈ। (ਆਪਣੇ) ਪਿਤਾ _(ਬਸੁਦੇਵ) ਦੇ ਮਨ (ਅਤੇ _ਤਨ) ਦੇ ਬੰਧਨ 
ਕਟ _ਦਿੱਤੇ। _ਇਸ ਤਰ੍ਹਾਂ ਉਨ੍ਹਾਂ ਨੇ ਸਾਰੇ _ਜਗਤ _ਵਿਚ _ਯਸ਼ _ਖਟਿਆ।੮੫੨। 

ਵੈਰੀ ਨੂੰ ਮਾਰ ਕੇ ਤਦ ਹੀ ਕ੍ਰਿਸ਼ਨ ਜੀ _'ਬਸਰਾਤ” ਨਾਂ ਦੀ _ਘਾਟ ਉਪਰ _ਆਏ। 
ਕੰਸ ਦੇ ਜੋ ਬਲਵਾਨ ਯੋਧੇ (ਉਥੇ) ਹੁੰਦੇ ਸਨ, ਉਨ੍ਹਾਂ _ਨੇ ਕ੍ਰਿਸ਼ਨ ਨੂੰ ਵੇਖ ਕੇ ਬਹੁਤ ਕ੍ਰੋਧ 
ਵਧਾਇਆ। _ਉਹ (ਕ੍ਰੋਧ) ਉਨ੍ਹਾਂ ਤੋਂ ਦਬਾਇਆ ਨ ਜਾ ਸਕਿਆ ਅਤੇ (ਉਨ੍ਹਾਂ ਨੇ) ਆ ਕੇ 
ਕ੍ਰਿਸ਼ਨ ਨਾਲ ਯੁੱਧ _ਮਚਾ__ਦਿੱਤਾ। ਸ੍ਰੀ ਕ੍ਰਿਸ਼ਨ ਨੇ ਆਪਣੇ _ਬਲ ਨੂੰ ਸੰਭਾਲ ਕੇ ਉਨ੍ਹਾਂ ਨੂੰ 
ਮਾਰ _ਕੇ ਧਰਤੀ _ ਉਤੇ _ ਸੁਟ _ਦਿੱਤਾ।੮੫੩। 


ਹਾਥੀ ਨਾਲ ਬਹੁਤ ਕ੍ਰੋਧਿਤ ਹੋ ਕੇ ਯੁੱਧ _ਕੀਤਾ ਅਤੇ ਉਸ ਤੋਂ _ਡਰ ਕੇ ਇਕ ਕਦਮ 
ਵੀ ਪਿਛੇ ਨਹੀਂ __ਹਟੇ। _ਦੋਵੇਂ ਪਹਿਲਵਾਨ _ਰੰਗ-ਭੂਮੀ _ਵਿਚ _ਮਾਰ ਦਿੱਤੇ, _ਕਵੀ _ਸ਼ਿਆਮ 
(ਕਹਿੰਦੇ ਹਨ), ਉਥੇ ਇਕ _ਪਹਿਰ _ਤਕ ਲੜਦੇ _ਰਹੇ। ਰਾਜੇ (ਕੰਸ) ਨੂੰ ਮਾਰ ਕੇ ਜਮਨਾ 
ਦੇ ਕੌਢੇ ਉਤੇ ਚਲੇ ਗਏ ਅਤੇ (ਕੰਸ ਦੇ ਜਿਤਨੇ ਵੀ) ਜੋਧੇ ਆ ਕੇ ਲੜੇ, (ਉਹ ਸਾਰੇ) 
ਮਾਰੇ _ਗਏ। ਸਾਧਾਂ _ਦੀ _ਰਖਿਆ _ਲਈ ਵੈਰੀਆਂ ਨੂੰ ਮਾਰ ਦਿੱਤਾ, (ਇਸ ਲਈ) ਆਕਾਸ਼ 
ਤੋਂ ਉਨ੍ਹਾਂ _ਉਤੇ ਫੁਲਾਂ _ਦੀ ਬਰਖਾ _ਹੋਈ।੮੫੪। 

/ਟੈਲੇਂ ਨੀ ਦਨਨਆ ਅਕੱਹ £ਰਾਣ ਦੇ ਲਓ ਨਾਟਕ ਗੁੰੱਥ ਦੇ /ਸ਼ਨਾਵਤਾਰ ਦੋਂ 

ਰਾਜਾ ਕੱਸ ਟੇ _ਲੱਧ ਦਾ %ਨ%_ਸਮਘਤ/ 

ਹੁਣ ਕੰਸ ਦੀ ਪਤਨੀ ਦੇ ਕ੍ਰਿਸ਼ਨ ਪਾਸ ਆਉਣ ਦਾ ਕਥਨ 

ਮਾਵੀਲ” 


ਰਾਜ ਕੁਮਾਰੀ (ਰਾਜਾ _ਜਰਾਸੰਧ _ਦੀ ਪੁੱਤਰੀ) ਮਨ ਵਿਚ ਦੁਖ ਮੌਨ ਕੇ ਰਾਜ ਮਹੱਲ 
ਨੂੰ ਛਡ ਕੇ ਸ੍ਰੀ ਕ੍ਰਿਸ਼ਨ ਕੋਲ ਆ ਗਈ। ਆ ਕੇ ਕ੍ਰਿਸ਼ਨ ਪਾਸ ਹਾਲ-ਦੁਹਾਈ ਮਚਾਉਣ 
ਲਗੀ ਅਤੇ ਆਪਣੇ ਦੁਖ _ਦੀ ਸਾਰੀ ਗੱਲ ਦਸ ਦਿੱਤੀ। (ਉਸ ਨੇ) ਆਪਣੇ ਸਿਰ _ਉਪਰਲਾ 
ਕਪੜਾ _ਲਾਹ ਸੁਟਿਆ ਅਤੇ ਉਸ ਵਿਚ ਸੁਆਹ ਮਿਲਾ ਦਿੱਤੀ। (ਆਪਣੇ) ਪਤੀ (ਦੀ ਲਾਸ਼ 
ਨੂੰ) ਗਲ ਨਾਲ _ਲਗਾਉਂਦੀ ਰਹੀ, ਉਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਗਰਦਨ _ਨਿਵਾ 
ਲਈ।੮੫੫। 


੨੮੯0 


ਸੀ _ਦਸਮ-ਗ੍ਰੰਥ _ਸਾਹਿਬ 


ਰਿਪੁ ਕਰਮ ਕਰੇ ਤਬ ਹੀ ਹਰਿ ਜੀ ਫਿਰ ਕੈ ਸੋਊ ਮਾਤ ਪਿਤਾ ਪਹਿ ਆਏ। 
ਤਾਤ ਨ ਮਾਤ ਭਏ ਬਸਿ ਮੋਹ ਕੇ ਪੁਤ੍ਰ ਦੁਹੂਨ ਕੋ ਸੀਸ ਨਿਵਾਏ। 

ਬੁਹਮ ਲਖਿਯੋ ਤਿਨ ਕੋ ਕਰਿ ਕੈ ਹਰਿ ਜੀ ਤਿਨ ਕੈ ਮਨ ਮੋਹ ਬਢਾਏ। 
ਕੈ ਬਿਨਤੀ ਅਤਿ ਭਾਤਿ ਕੇ ਭਾਵ ਕੈ ਬੰਧਨ ਪਾਇਨ ਤੇ ਛੁਟਵਾਏ। ੮੫੬। 


/ਏਤ ਗੰ ਟਲਨ ਨਕੰਨੇ _ਠੁਰਾਣੇ ਲਾਦੇਤੂ _ਨਟਕਾ ਗੁੰਲੋਂ_ /ਕੁਸਨਾਵਤਾਰੇ 
ਕੱਸ ਕੇ ਕਰ# ਕਾਠ ਤਾਤ ਆਤ ਕੱ ਛਰਾਫਤ ਭਲ? 
ਕਾਨੂ ਲੂ ਝਾਲ ਨੰਦਾ ਪੁਤ 
੭ਵੀਲਾ 

ਚਲਿ ਆਇ ਕੈ ਸੋ ਫਿਰਿ ਨੰਦ ਕੇ ਧਾਮਿ ਕਿਧੌ ਤਿਨ ਸੋ ਬਿਨਤੀ ਅਤਿ ਕੀਨੀ। 
ਹਉ ਬਸੁਦੇਵਹਿ ਕੋ ਸੁਤ ਹੋ ਇਹ ਭਾਤਿ ਕਹਿਯੋ ਤਿਨ ਮਾਨ ਕੈ _ਲੀਨੀ। 
ਜਾਹੁ _ਕਹਿਯੋ ਤੁਮ _ਧਾਮਨ ਕੋ _ਬਤੀਯਾ ਸੁਨਿ ਮੋਹ ਪੂਜਾ ਬ੍ਰਿਜ _ਭੀਨੀ। 
ਨੰਦ ਕਹਿਯੋ ਸੁ ਕਹਿਯੋ ਬ੍ਰਿਜ ਕੀ ਬਿਨੁ ਕਾਨ੍ਹ ਭਈ ਸੁ ਪੁਰੀ ਸਭ _ਹੀਨੀ। ੮੫੭। 


ਸੀਸ ਝੁਕਾਇ ਗਯੋ ਬ੍ਰਿਜ ਕੋ ਅਤਿ ਹੀ ਮਨ ਭੀਤਰ ਸੋਕ ਭਯੋ ਹੈ। 

ਜਿਉਂ ਕੋਊ ਤਾਤ ਮਰੈ ਪਛੁਤਾਤ ਹੈ ਪ੍ਯਾਰੋਂ ਕੋਊ ਮਨੋ ਭ੍ਰਾਤ ਛਯੋ_ਹੈ। 
ਪੈ ਜਿਮ ਰਾਜ ਬਡੇ ਰਿਪੁਰਾਜ ਕੀ ਪੈਰਨ ਮੈ ਪਤਿ ਖੋਇ ਗਯੋ ਹੈ। 

ਯੌ ਉਪਜੀ ਉਪਮਾ _ਬਸੁਦੇ ਠਗਿ ਸਯਾਮ ਮਨੋ ਧਨ ਲੂਟਿ ਲਯੋ _ਹੈ। ੮੫੮। 


ਨੰਦ ਭਾਚ ੪ਰ ਸਨ ਸੋਂ 
ਦੰਹਰਾ 
ਨੰਦ ਆਇ ਬ੍ਰਿਜ ਪੁਰ ਬਿਖੈ ਕਹੀ ਕ੍ਰਿਸਨ ਕੀ ਬਾਤ। 
ਸੁਨਤ ਸੋਕ ਕੀਨੋ ਸਬੈ _ਰੋਦਨ ਕੀਨੋ ਮਾਤ। ੮੫੯। 


ਜਲ਼ਧਾ ਬਾਲਾ 
ਯਵੀਯ” 

ਬਚਿਯੋ ਜਿਨਿ ਤਾਤ ਬਡੇ ਅਹਿ ਤੇ ਜਿਨ ਹੂੰ ਬਕ ਬੀਰ ਬਲੀ ਹਨਿ ਦਈਯਾ। 

ਜਾਹਿ _ਮਰਿਯੋ ਅਘ ਨਾਮ ਮਹਾ ਰਿਪੁ ਪੈ _ਪਿਅਰਵਾ ਮੁਸਲੀਧਰ ਭਈਆ। 

ਜੋ ਤਪਸ੍ਯਾ ਕਰਿ ਕੈ ਪ੍ਰਭ ਤੇ ਕਬਿ ਸ੍ਯਾਮ ਕਹੈ ਪਰਿ ਪਾਇਨ ਲਈਜਯਾ। 

ਸੋ ਪੁਰ ਬਾਸਨ ਛੀਨ ਲਯੋ _ਹਮ ਤੇ ਸੁਨੀਯੇ ਸਖੀ ਪੂਤ ਕਨ੍ਹਈਆ। ੮੬0। 


ਕ੍ਰਿਸਨਾਵਤਾਰ ੨੯੧ 


ਵੈਰੀ ਦਾ (ਦਾਹ) ਕਰਮ ਕਰ ਕੇ ਸ੍ਰੀ ਕ੍ਰਿਸ਼ਨ ਉਥੋਂ ਚਲ ਕੇ ਮਾਤਾ ਪਿਤਾ ਪਾਸ 
ਆ ਗਏ। ਮਾਤਾ ਪਿਤਾ ਮੋਹ ਦੇ ਵਸ ਵਿਚ ਨ ਹੋਏ ਅਤੇ ਦੋਹਾਂ (ਪੁੱਤਰਾਂ) ਨੂੰ _ਸਿਰ 
ਨਿਵਾਇਆ। (ਮਾਤਾ ਪਿਤਾ) ਨੇ ਉਨ੍ਹਾਂ ਨੂੰ ਬ੍ਰਹਮ ਕਰ ਕੇ ਜਾਣਿਆ ਅਤੇ ਸ੍ਰੀ ਕ੍ਰਿਸ਼ਨ ਨੇ 
ਉਨ੍ਹਾਂ ਦੇ ਮਨ ਵਿਚ ਮੋਹ ਵਧਾ ਦਿੱਤਾ। ਅਨੇਕ _ਤਰ੍ਹਾਂ ਦੇ ਭਾਵਾਂ ਨਾਲ (ਸ੍ਰੀ ਕ੍ਰਿਸ਼ਨ ਨੇ) 
ਬੇਨਤੀ _ਕੀਤੀ _ਅਤੇ _(ਉਨ੍ਹਾਂ ਦੇ) ਪੈਰਾਂ ਤੋਂ ਬੰਧਨ _ਖੁਲਵਾ _ਦਿੱਤੇ।੮੫੬। 
/ਟੈਲੇਂ ਨੀ ਦਨਨਆ ਅਕੱਹ £ਰਾਣ ਦੇ ਲਓ ਨਟਕਾ ਗੁੰੱਥ ਦੇ /ਸ਼ਨਾਵਤਾਰ ਏਂ 
ਕੱਸ ਦਾ ਕਰਮ ਕਰਕੇ #ਆਤਾ /ਮਤਾ ਨੂੰ ਛੜਵਾਈੰਣ ਦਾ ਪੁਸੰਨ ਗਪਤ/ 
ਕਾਨੂ ਆ ਨੰ ਨੱਟ ਨੂੰ /ਨਹਾ-- 
ਮਾਵੀਯ” 
ਉਥੋ ਚਲ ਕੇ ਫਿਰ ਨੰਦ ਦੇ ਘਰ ਆ ਗਏ ਅਤੇ 
ਕੀਤੀ। (ਕੀ) 'ਮੈਂ ਬਸੁਦੇਵ ਦਾ ਪੁੱਤਰ ਹਾਂ”-- ਇਸ ਤਰ੍ਹਾਂ 
(ਸੀ ਕ੍ਰਿਸ਼ਨ ਨੇ) ਕਿਹਾ ਕਿ ਤੁਸੀਂ ਆਪਣੇ ਘਰਾਂ ਨੂੰ ਜਾਓ, 
ਦੀ ਪਰਜਾ ਮੋਹ ਨਾਲ ਪਸੀਜ ਗਈ। ਜੋ ਨੰਦ ਨੂੰ ਕਿਹਾ, ਉਹੀ ਬ੍ਜ 
ਦਿੱਤਾ। _(ਫਲਸਰੂਪ)ਬ੍ਰਜ-ਪੁਰੀ _ਸਾਰੀ _ਦੀ _ਸਾਰੀ _ ਕ੍ਰਿਸ਼ਨ ਤੋਂ 
(ਨੰਦ _ਸਹਿਤ) ਸਿਰ ਝੁਕਾ ਕੇ (ਸਾਰੇ) ਬੂਜ ਨੂੰ ਚਲੇ _ਗਏ। ਉਨ੍ਹਾਂ 
ਬਹੁਤ ਸੋਗ ਪੈਦਾ ਹੋ ਗਿਆ ਹੈ। ਜਿਵੇਂ ਕੋਈ ਡਾਢੇ (ਪਿਆਰੇ) ਦੇ ਮਰਨ 
11 


ਨੰਦ ਨੇ ਬੂਜ ਪੁਰੀ ਵਿਚ ਆ ਕੇ ਕ੍ਰਿਸ਼ਨ ਦੀ ਗੱਲ ਕਹੀ। (ਇਸ ਨੂੰ) ਸੁਣਦਿਆਂ 
ਹੀ _(ਬੁਜਵਾਸੀਆਂ ਨੇ) ਸੋਗ _ ਕੀਤਾ _ਅਤੇ _ ਮਾਤਾ _(ਜਸੋਧਾ) ਵਿਰਲਾਪ _ ਕਰਨ _ ਲਗ 
ਪਈ।੮੫੯। 


ਸਲੋਹਾ ਨੇ _/ਕਹਾ- 
੭ਾਵੰਯ੍ਾ 

ਜਿਸ ਨੇ (ਆਪਣੇ) ਪਿਤਾ ਨੂੰ ਵਡੇ ਸੱਪ ਤੋਂ ਬਚਾਇਆ ਸੀ ਅਤੇ ਜਿਸ ਨੇ ਬਲਵਾਨ 
ਸੂਰਵੀਰ _ਬਕਾਸੁਰ ਨੂੰ ਮਾਰ ਦਿੱਤਾ ਸੀ। ਜਿਸ ਨੇ _ਅਘਾਸੁਰ ਨਾਂ ਦੇ ਵੋਡੇ ਵੈਰੀ ਨੂੰ ਮਾਰਿਆ 
ਸੀ ਅਤੇ ਜੋ _ਬਲਰਾਮ _ਦਾ ਪਿਆਰਾ ਭਰਾ ਹੈ। ਕਵੀ ਸ਼ਿਆਮ ਕਹਿੰਦੇ ਹਨ, ਜੋ _ਤਪਸਿਆ 


ਕਰ ਕੇ ਅਤੇ ਪੈਰੀਂ ਪੈ ਕੇ ਪ੍ਰਭੂ ਤੋਂ ਲਿਆ ਹੈ। ਹੇ ਸਖੀ! ਸੁਣ, ਉਹ ਕਨ੍ਹਈਆ ਪੁੱਤਰ 
(ਸਾਡੇ _ਕੋਲੋਂ) _ਨਗਰ _ਦੇ ਵਾਸੀਆਂ ਨੇ ਖੋਹ _ਲਿਆ ਹੈ।੮੬0। 


੨੯੨ 


ਸੀ _ਦਸਮ-ਗ੍ਰੰਥ ਸਾਹਿਬ 


#੍ਭ _ਰਹਾਨਨਆ /ਲਰਲਾਨ' 
ਨਾਵੀਲਾ 
ਸੁਨਿ ਕੈ ਇਹ ਬਾਤ ਸਭੈ ਮਿਲਿ ਗ੍ਰਾਰਨਿ ਪੈ ਮਿਲਿ ਕੈ ਤਿਨ ਸੋਕ ਸੁ ਕੀਨੋ। 
ਆਨੰਦ ਦੂਰਿ _ਕਰਿਯੋ ਮਨ ਤੇ ਹਰਿ ਧ੍ਯਾਨ ਬਿਖੈ ਤਿਨਹੂੰ ਮਨ ਦੀਨੋ। 
ਧਰਨੀ ਪਰ ਸੋ ਮੁਰਝਾਇ ਗਿਰੀ ਸੁ ਪਰਿਯੋ ਤਿਨ ਕੇ ਤਨ ਤੇ ਸੁ ਪਸੀਨੋ। 
ਹਾਹੁਕ ਲੈਨ ਲਗੀ ਸਭਿ ਹੀ ਸੁ ਭਯੋ ਸੁਖ ਤੇ ਤਿਨ ਕੋ ਤਨ ਹੀਨੋ। ੮੬੧। 


ਅਤਿ ਆਤੁਰ ਹ੍ੈ ਹਰਿ ਪ੍ਰੀਤਹਿ ਸੋ ਕਬਿ ਸ੍ਯਾਮ ਕਹੈ ਹਰਿ ਕੇ ਗੁਨ ਗਾਵੈ। 
ਸੋਰਠਿ ਸੁਧ ਮਲਾਰ _ਬਿਲਾਵਲ ਸਾਰੰਗ ਭੀਤਰ ਤਾਨ _ਬਸਾਵੈ। 

ਧਿਆਨ ਧਰੈ ਤਿਹ ਤੇ ਜੀਯ ਮੈ ਤਿਹ ਧ੍ਯਾਨਹਿ ਤੇ ਅਤਿ ਹੀ ਦੁਖੁ ਪਾਵੈ। 
ਯੌ _ਮੁਰਝਾਵਤ ਹੈ ਮੁਖ ਤਾ ਸਸਿ ਜਿਉ ਪਿਖਿ ਕੰਜ ਮਨੋ ਮੁਰਝਾਵੈ। ੮੬੨। 


ਪੁਰ ਬਾਸਨਿ ਸੈਗਿ ਰਚੇ ਹਰਿ ਜੂ ਹਮਹੂੰ ਮਨ ਤੇ ਜਦੁਰਾਇ ਬਿਸਾਰੀ। 
ਤ੍ਯਾਗਿ ਗਏ ਹਮ ਕੋ ਇਹ ਠਉਰ ਹਮ ਉਪਰ ਤੇ ਅਤਿ ਪ੍ਰੀਤਿ ਸੁ ਟਾਰੀ। 
ਪੈ ਕਹਿ ਕੈ ਨ ਕਛੁ ਪਠਿਯੋ ਤਿਹ ਤ੍ਰੀਯਨ ਕੇ ਬਸਿ ਭੈ ਗਿਰਧਾਰੀ। 
ਏਕ ਗਿਰੀ ਕਹੂੰ ਐਸੇ ਧਰਾ ਇਕ ਕੂਕਤ ਹੈ ਸੁ ਹਹਾ ਰੀ ਹਹਾ ਰੀ। ੮੬੩। 


ਇਹ ਭਾਤਿ ਸੋ ਗ੍ਰਾਰਨਿ ਬੋਲਤ ਹੈ ਜੀਯ ਮੈ ਅਤਿ ਮਾਨਿ ਉਦਾਸੀ। 
ਸੋਕ ਬਢਿਯੋ ਤਿਨ ਕੇ ਜੀਯ ਮੈ ਹਰਿ ਡਾਰਿ ਗਏ ਹਿਤ ਕੀ ਤਿਨ ਫਾਸੀ। 
ਅਉ ਰਿਸ ਮਾਨਿ ਕਹੈ ਮੁਖ ਤੇ ਜਦੁਰਾਇ ਨ ਮਾਨਤ ਲੋਗਨ ਹਾਸੀ। 
ਤ੍ਯਾਗਿ ਹਮੈ ਸੁ ਗਏ ਬ੍ਰਿਜ ਮੈ ਪੁਰਬਾਸਿਨ ਸੈਗਿ ਫਸੇ ਬ੍ਰਿਜ ਬਾਸੀ। ੮੬੪। 


ਰੋਦਨ ਕੈ ਸਭ ਗ੍ਰਾਰਨੀਯਾ ਮਿਲਿ ਐਸੇ ਕਹਿਯੋ ਅਤਿ ਹੋਇ ਬਿਚਾਰੀ। 
ਤ੍ਯਾਗਿ ਬ੍ਰਿਜੈ ਮਥੁਰਾ ਮੈ ਗਏ ਤਜਿ ਨੇਹ ਅਨੇਹ ਕੀ ਬਾਤ ਬਿਚਾਰੀ। 

ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ। 

ਰੀ _ਸਜਨੀ ਸੁਨੀਯੋ _ਬਤੀਯਾ ਬ੍ਰਿਜ ਨਾਰਿ ਸਭੈ ਬ੍ਰਿਜ ਨਾਥਿ _ਬਿਸਾਰੀ। ੮੬੫। 


ਆਖਨਿ _ਆਗਹਿ _ਠਾਢਿ ਲਗੈ ਸਖੀ ਦੇਤ ਨਹੀ ਕਿ ਹੇਤ ਦਿਖਾਈ। 
ਜਾ ਸੈਗਿ ਕੇਲ ਕਰੇ ਬਨ ਮੈ ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ। 
ਹੇਤੁ ਤਜਿਯੋ ਬ੍ਰਿਜ ਬਾਸਨ ਸੋਨ ਸੈਦੇਸ ਪਠਿਯੋ ਜੀਯ ਕੈ ਸੁ ਢਿਠਾਈ। 
ਤਾਹੀ ਕੀ ਓਰਿ ਨਿਹਾਰਤ ਹੈ ਪਿਖੀਯੈ ਨਹੀ ਸਯਾਮ ਹਹਾ ਮੋਰੀ ਮਾਈ। ੮੬੬। 


ਕ੍ਰਿਸਨਾਵਤਾਰ ੨੯੩ 


ਹਿਰ (ਵਿ. ਹਾਰ ਕਰਦੀਆਂ ਹਨ ਪਰੀ, ਤਤ. ਜਿਨ ਤੀ 8 ,ਬਰਤ ਅਜ ਅਤ 


3 
ਹ 
੩ 
ਤੂ 
ਪੰ 
$ 
ਨ 
੍ 
`। 


(ਕਿਉਂਕਿ) ਉਥੇ (ਨਗਰ ਦੀਆਂ) ਇਸਤਰੀਆਂ ਦੇ ਵਸ ਵਿਚ ਹੋ ਗਿਆ ਹੈ। ਇਕ (ਗੋਪੀ) 
ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ _ਪਈ ਅਤੇ ਇਕ _ਹਾਇ-ਹਾਇ ਕਰਦੀ _ਬੇਸੁਧ 
ਹੌ 


ਆਪਣੇ ਮਨ ਵਿਚ _ਬਹੁਤ _ਉਦਾਸੀ ਮੰਨ _ਕੇ _ਗੋਪੀਆਂ ਇਸ ਤਰ੍ਹਾਂ ਬੋਲਦੀਆਂ _ਹਨ। 
ਉਨ੍ਹਾਂ ਦੇ ਮਨ ਵਿਚ ਬਹੁਤ ਸ਼ੋਕ ਪਸਰਿਆ ਹੋਇਆ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ 
ਪਰੀਤ ਦੀ ਫਾਹੀ ਪਾ ਗਏ _ਹਨ। ਅਤੇ ਕ੍ਰੋਧਿਤ ਹੋ ਕੇ ਮੁਖ ਤੋਂ ਕਹਿੰਦੀਆਂ ਹਨ ਕਿ ਕ੍ਰਿਸ਼ਨ 
ਤਾਂ ਲੋਕਾਂ ਦੀ _ਹਾਸੀ ਦੀ ਵੀ ਪਰਵਾਹ ਨਹੀਂ _ਕਰਦਾ। _(ਇਸੇ ਲਈ) _ਉਹ ਅਸਾਨੂੰ _ਬੂਜ 
ਵਿਚ ਛਡ ਹੈ ਅਤੇ ਬੁਜਵਾਸੀ _ਪੁਰ-ਵਾਸੀਆਂ ਦੇ ਸੰਗ _ਵਿਚ _ਫਸ _ਗਏ _ਹਨ।੮੬੪। 


ਗਿਆ 
ਸਾਰੀਆਂ _ਗੋਪੀਆਂ ਮਿਲ ਕੇ _ਰੋਂਦੀਆਂ ਹਨ ਅਤੇ ਬਹੁਤ ਆਜਿਜ਼ ਹੋਕੇ ਇਸ ਤਰ੍ਹਾਂ 


ਕੇ ਮਥੁਰਾ ਵਿਚ ਚਲੇ ਗਏ ਹਨ ਅਤੇ ਮੋਹ ਦੀ ਗੱਲ 
ਵਿਚਾਰ ਲਿਆ (ਅਰਥਾਤ _ਨਿਰਮੋਹੀ ਹੋ )। ਇਕ (ਗੋਪੀ) ਇਸ 


ਛਡ ਕੇ ਨਿਰਮੋਹ ਹੋਂ _ਗਏ 
ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ _ਬੂਜ-ਨਾਰੀ ਸੰਭਲ ਕੇ ਇਸ ਤਰ੍ਹਾਂ 
ਕਹਿ ਰਹੀ ਹੈ। ਹੇ _ਸਜਨੀ! ਗੱਲ ਸੁਣ, ਸਾਰੀਆਂ _ਬੂਜ-ਨਾਰੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਭੁਲਾ 


ਹੇ ਸਖੀ! (ਕ੍ਰਿਸ਼ਨ) ਔਖੀਆਂ ਦੇ ਸਾਹਮਣੇ _ਖੜੋਤਾ ਪ੍ਰਤੀਤ ਹੁੰਦਾ ਹੈ, _ਪਰ ਕਿਸ 
ਲਈ _ਵਿਖਾਲੀ _ਨਹੀਂ_ਦਿੰਦਾ। ਜਿਸ _ਨਾਲ (ਅਸੀਂ) ਬਨ _ਵਿਚ _ਕੇਲ-ਕ੍ਰੀੜਾ ਕਰਦੀਆਂ ਸਾਂ, 
ਉਸ ਦੇ ਦਿਲ ਵਿਚ ਇਤਨੀ ਜ਼ਿਆਦਾ _'ਦੁਚਿਤਾਈ” (ਕਿਉਂ ਹੋ ਗਈ ਹੈ)। (ਉਸ ਨੇ) 
ਬੁਜ-ਵਾਸੀਆਂ _ਨਾਲ ਪ੍ਰੇਮ _ਛਡ _ਦਿੱਤਾ ਹੈ _ਅਤੇ _ਕੋਈ ਸੁਨੇਹਾ ਨਹੀਂ ਭੇਜਿਆ, (ਉਸ ਦੇ) 
ਦਿਲ ਵਿਚ ਇਤਨੀ _ਢੀਠਤਾਈ (ਕਿਉਂ) ਹੈ। (ਅਸੀਂ) ਉਸੇ ਵਲ _ਵੇਖਦੀਆਂ ਹਾਂ, ਪਰ 
ਸ਼ਿਆਮ _ਦਿਖਦਾ ਨਹੀਂ, ਹਾਇ ਨੀ ਮੇਰੀ ਮਾਂ।੮੬੬। 


੨੮੯੪ 


ਸੀ _ਦਸਮ-ਗ੍ਰੰਥ _ਸਾਹਿਬ 


ਬਾਰਹਮਾਹ 
੭ਾਵੀਯ੍ਾ 
ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ। 


ਪਿਚਕਾਰਨ ਲੈ _ਕਰਿ _ਗਾਵਤਿ _ਗੀਤ _ਸਭੈ ਮਿਲਿ ਗ੍ਰਾਰਨਿ _ਤਉਨ ਸਮੈ। 
ਅਤਿ ਸੁੰਦਰ ਕੁੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈਂ। 


ਅਰੁ ਤ੍ਯਾਗਿ ਤਮੈ ਸਭ _ਧਾਮਨ ਕੀ ਇਹ ਸੁੰਦਰਿ ਸਯਾਮ ਕੀ ਮਾਨਿ ਤਮੈ। ੮੬੭। 


ਫੂਲਿ ਸੀ ਗ੍ਰਾਰਨਿ ਫੂਲਿ ਰਹੀ ਪਟ ਰੰਗਨ ਕੇ ਫੁਨਿ ਫੂਲ ਲੀਏ। 

ਇਕ ਸ੍ਯਾਮ ਸੀਗਾਰ ਸੁ ਗਾਵਤ ਹੈ ਪੁਨਿ ਕੋਕਿਲਕਾ ਸਮ ਹੋਤ ਜੀਏ। 
ਰਿਤੁ ਨਾਮਹਿ ਸ੍ਯਾਮ ਭਯੋ _ਸਜਨੀ ਤਿਹ ਤੇ ਸਭ _ਛਾਜ ਸੁ ਸਾਜ ਦੀਏ। 
ਪਿਖਿ ਜਾ ਚਤੁਰਾਨਨ ਚਉਕਿ ਰਹੈ ਜਿਹ ਦੇਖਤ ਹੋਤ ਹੁਲਾਸ ਹੀਏ। ੮੬੮। 


ਏਕ ਸਮੈ ਰਹੈ ਕਿੰਸੁਕ ਫੂਲਿ ਸਖੀ ਤਹ ਪਉਨ ਬਹੈ ਸੁਖਦਾਈ। 

ਭਉਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ। 

ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ ਤਾ ਛਬਿ ਕੋ ਬਰਨਿਯੋ ਨਹੀ ਜਾਈ। 
ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ _ਯਾਹਿ ਭਈ ਦੁਖਦਾਈ। ੮੬੯। 


ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿਤਿ ਹੁਲਾਸ ਬਢਾਈ। 

ਚੰਦਨ ਸੋ ਤਨ ਲੀਪ ਸਭੈ ਸੁ _ਗੁਲਾਬਹਿ ਸੋ_ਧਰਨੀ ਛਿਰਕਾਈ। 

ਲਾਇ ਸੁਗੰਧ ਭਲੀ ਕਪਰਿਯੋ ਪਰ ਤਾ ਕੀ ਪੂਭਾ ਬਰਨੀ ਨਹੀ ਜਾਈ। 

ਤਉਨ ਸਮੈ ਸੁਖਦਾਇਕ ਥੀ ਇਹ ਅਉਸਰ _ਸ੍ਯਾਮ _ਬਿਨਾ ਦੁਖਦਾਈ। ੮੭0। 


ਪਉਨ ਪ੍ਰਚੰਡ ਚਲੈ ਜਿਹ ਅਉਸਰ ਅਉਰ ਬਘੂਲਨ ਧੂਰਿ _ਉਡਾਈ। 
ਧੂਪ ਲਗੈ ਜਿਹ ਮਾਸ ਬੁਰੀ ਸੁ ਲਗੈ ਸੁਖਦਾਇਕ ਸੀਤਲ ਜਾਈ। 
ਸ੍ਯਾਮ ਕੇ ਸੰਗ ਸਭੈ ਹਮ _ਖੇਲਤ ਸੀਤਲ ਪਾਟਕਕਾ _ਬਿਛਟਾਈ। 
ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ _ਯਾਹਿ ਭਈ _ਦੁਖਦਾਈ। ੮੭੧। 


ਜੋਰਿ ਘਟਾ ਘਟ ਆਏ ਜਹਾ ਸਖੀ ਬੂੰਦਨ ਮੇਘ ਭਲੀ ਛਬਿ ਪਾਈ। 
ਬੋਲਤ ਚਾਤ੍ਰਿਕ ਦਾਦਰ ਅਉ ਘਨ ਮੋਰਨ ਧੈ ਘਨਘੋਰ ਲਗਾਈ। 
ਤਾਹਿ ਸਮੈ ਹਮ ਕਾਨਰ ਕੇ ਸੈਗਿ ਖੇਲਤ ਥੀ ਅਤਿ ਪ੍ਰੇਮ ਬਢਾਈ। 
ਤਉਨ ਸਮੈ ਸੁਖਦਾਇਕ ਥੀ _ਰਿਤੁ ਅਉਸਰ _ਯਾਹਿ ਭਈ ਦੁਖਦਾਈ। ੮੭੨। 


ਕਿਰਿਸਨਾਵਤਾਰ ੨੮੯੫ 


ਬਾਰਹਮਾਹ 
੭ਾਵੀਯਾ 
ਹੇ ਸਖੀ! ਫਗਣ (ਦੇ ਮਹੀਨੇ) ਵਿਚ (ਅਸੀਂ) ਸਾਰੀਆਂ _ਗੁਲਾਲ _ਸੁਟਦੀਆਂ ਹੋਈਆਂ 
ਕ੍ਰਿਸ਼ਨ ਨਾਲ _ਬਨ _ਵਿਚ _ਰਮਣ ਕਰਦੀਆਂ _ਸਾਂ। _ਉਸ ਵੇਲੇ ਸਾਰੀਆਂ _ਗੋਪੀਆਂ ਹੱਥਾਂ _ਵਿਚ 
ਪਿਚਕਾਰੀਆਂ _ਲੈ _ਕੇ ਗੀਤ _ ਗਾਉਂਦੀਆਂ _ਸਨ। _ ਅਤਿ _ ਸੁੰਦਰ _ਕੁੰਜ-ਗਲੀਆਂ _ ਵਿਚ _ ਮਨ 


ਦੇ ਗ਼ਮ ਦੂਰ ਕਰ ਦਿੱਤੇ _ਸਨ। ਘਰਾਂ _ਦੀ ਸਾਰੀ _ਇੱਛਾ _ਛਡ ਦਿੱਤੀ ਸੀ ਅਤੇ (ਕੇਵਲ) 
ਸੁੰਦਰ ਸ਼ਿਆਮ _ਦੀ ਇੱਛਾ _ਮਨ _ਵਿਚ ਵਸੀ ਹੋਈ _ਹੈ।੮੬੭। 

ਫੁਲ ਵਰਗੀ _ਗੋਪੀ ਫੁਲ ਵਾਂਗ _ਖਿੜ _ਰਹੀ ਹੈ ਅਤੇ ਫਿਰ _ਬਸਤ੍ਰਾਂ ਦੇ ਰੰਗ ਦੇ 
ਹੀ ਫੁਲ ਲਏ ਹੋਏ ਹਨ। ਇਕ ਸ਼ਿਆਮ ਦੇ ਸ਼ਿੰਗਾਰ ਨੂੰ ਗਾਉਂਦੀ ਹੈ ਅਤੇ ਫਿਰ ਕੋਇਲ 
ਵਾਂਗ (ਗਾ ਕੇ) ਮਨ ਵਿਚ ਪੂਸੰਨ ਹੁੰਦੀ ਹੈ। ਹੇ ਸਜਨੀ! ਬਸੰਤ ('ਰਿਤ”) ਦਾ ਨਾਂ 'ਸ਼ਆਮ” 
ਹੋ ਗਿਆ ਹੈ, ਇਸ ਲਈ ਸਾਰੀਆਂ ਨੇ ਸੁੰਦਰ ਸ਼ਿੰਗਾਰ ਕਰ _ਲਿਆ ਹੈ। ਜਿਸ ਨੂੰ ਵੇਖ 
ਕੇ ਬ੍ਰਹਮਾ _('ਚਤੁਰਾਨਨ”) ਚੌਂਕ ਗਿਆ ਹੈ ਅਤੇ ਜਿਸ ਨੂੰ ਵੇਖ ਕੇ ਹਿਰਦੇ ਵਿਚ _ਹੁਲਾਸ 
ਹੁੰਦਾ ਹੈ।੮੬੮। 


ਹੇ ਸਖੀ! ਇਕ ਸਮੇਂ _ਕੇਸੂ ਫੁਲ ਰਹੇ ਸਨ ਅਤੇ ਸੁਦਖਾਇਕ ਹਵਾ ਚਲ ਰਹੀ ਸੀ। 
ਇਧਰ ਭੌਰੇ _ਗੁੰਜਾਰ ਕਰ _ਰਹੇ _ਸਨ ਅਤੇ _ਉਧਰ ਕ੍ਰਿਸ਼ਨ ਨੇ ਮੁਰਲੀ ਵਜਾ _ਦਿੱਤੀ। (ਮੁਰਲੀ 
ਦੀ) ਧੁਨ ਨੂੰ ਸੁਣ ਕੇ ਦੇਵ-ਮੰਡਲ ਪ੍ਰਸੰਨ ਹੋ ਰਿਹਾ ਸੀ, ਉਸ ਵੇਲੇ ਦੀ ਛਬੀ ਦਾ ਵਰਣਨ 


ਨਹੀਂ ਕੀਤਾ ਜਾ __ ਸਕਦਾ। _ ਉਸ _ ਵੇਲੇ _ਬਸੰਤ _('ਰਿਤੁ”) ਸੁਖਦਾਇਕ _ਸੀ, _ਪਰ _ ਹੁਣ 
ਦੁਖਦਾਇਕ _ਬਣੀ ਹੋਈ _ਹੈ।੮੬੯। 


ਹੇ ਸਖੀ, ਜੇਠ ਦੇ ਮਹੀਨੇ ਵਿਚ ਅਸੀਂ ਨਦੀ ਦੇ ਕੰਢੇ ਚਿਤ ਵਿਚ _ਹੁਲਾਸ ਵਧਾ 
ਕੇ ਖੇਡਦੀਆਂ ਸਾਂ। ਚੰਦਨ (ਦੇ ਲੇਪ) ਨਾਲ ਸਾਰੇ ਤਨ ਨੂੰ ਲੇਪ ਦੇ ਗੁਲਾਬ (ਦੇ ਜਲ ਨਾਲ) 
ਧਰਤੀ _ਉਤੇ _ਛਿੜਕਾਓ _ਕੀਤਾ ਹੁੰਦਾ _ਸੀ। _ ਕਪੜਿਆਂ _ਉਤੇ _ਚੈਗੀ ਸੁਗੰਧੀ _ਲਗਾਈ ਹੁੰਦੀ 
ਸੀ, ਜਿਸ _ਦੀ ਸੁੰਦਰਤਾ ਦਾ ਕਥਨ _ਨਹੀਂ ਕੀਤਾ ਜਾ __ਸਕਦਾ। _ਉਸ ਵੇਲੇ (ਇਹ ਰੁਤ) 
ਸੁਖਦਾਇਕ _ਸੀ, _ਪਰ _ਸ਼ਿਆਮ ਤੋਂ ਬਿਨਾ ਇਸ ਮੌਕੇ ਤੇ ਦੁਖਦਾਈ ਹੋ ਰਹੀ ਹੈ।੮੭0। 

ਜਿਸ ਵੇਲੇ ਪੁਚੰਡ _ਹਵਾ ਚਲਦੀ _ਸੀ ਅਤੇ ਵਾ-ਵਰੋਲੇ ਮਿੱਟੀ ਉਡਾਉਂਦੇ ਸਨ। ਜਿਸ 
ਮਹੀਨੇ _ਵਿਚ _ਧੁਪ _ਮਾੜੀ _ਲਗਦੀ _ਸੀ ਅਤੇ ਠੰਡੀ ਥਾਂ _ਸੁਖਦਾਇਕ _ਲਗਦੀ _ਸੀ। ਅਸੀਂ 
ਸਾਰੀਆਂ _ਸ਼ਿਆਮ _ਨਾਲ ਠੰਡੀਆਂ _ਚਿਟਾਈਆਂ ਵਿਛਾ _ਕੇ _ਖੇਡਦੀਆਂ ਸਾਂ _(ਅਰਥਾਂਤਰ _ਠੰਡੇ 
ਪਾਣੀ ਦੇ ਛਿਂਟੇ ਪਾਉਂਦੀਆਂ ਸਾਂ)। ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, _ਪਰ _ਇਸ 
ਵੇਲੇ (ਉਹ) _ਦੁਖਦਾਇਕ ਹੋ ਗਈ _ਹੈ।੮੭੧। 

ਹੇ ਸਖੀ! ਜਿਥੇ _ਘਟਾਵਾਂ ਬੰਨ੍ਹ _ਕੇ ਬਦਲ ਆਉਂਦੇ ਸਨ, _ਅਤੇ _ਬਦਲਾਂ ਵਿਚ ਬੂੰਦਾਂ 
ਬਹੁਤ _ਛਬੀ ਪਾਉਂਦੀਆਂ _ਸਨ। _(ਉਸ ਵੇਲੇ) ਚਾਤ੍ਰਿਕ, ਡੱਡੂ _ਅਤੇ _ਬਦਲ _ਬੋਲਦੇ ਸਨ ਅਤੇ 
ਮੋਰਾਂ ਨੇ ਵੀ (ਆਪਣੀ) ਘੋਰ ਕੂਕ ਮਚਾਈ ਹੋਈ _ਸੀ। ਉਸ ਵੇਲੇ ਅਸੀਂ ਕਾਨ੍ਹ ਨਾਲ ਅਤਿ 
ਪਰੇਮ ਵਧਾ ਕੇ ਖੇਡਦੀਆਂ ਸਾਂ। ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਮੌਕੇ 
ਤੇ ਇਹ _ਦੁਖਦਾਇਕ ਹੋ ਗਈ _ਹੈ।੮੭੨। 


੨੯੬ 


ਸੀ _ਦਸਮ-ਗ੍ਰੰਥ _ਸਾਹਿਬ 


ਮੇਘ ਪਰੈ ਕਬਹੂੰ ਉਘਰੈ ਸਖੀ ਛਾਇ ਲਗੈ ਦੂਮ ਕੀ ਸੁਖਦਾਈ। 

ਸ੍ਯਾਮ ਕੇ _ਸੈਗਿ ਫਿਰੈ ਸਜਨੀ ਰੰਗ ਫੂਲਨ ਕੇ ਹਮ ਬਸਤੁ _ਬਨਾਈ। 

ਖੇਲਤ ਕ੍ੀੜ ਕਰੈ ਰਸ ਕੀ ਇਹ ਅਉਸਰ ਕਉ ਬਰਨਿਯੋ ਨਹੀ ਜਾਈ। 
ਸ੍ਯਾਮ _ਸਨੈ ਸੁਖਦਾਇਕ ਥੀ ਰਿਤ _ਸ੍ਯਾਮ ਬਿਨਾ ਅਤਿ ਭੀ ਦੁਖਦਾਈ। ੮੭੩। 


ਮਾਸ ਅਸੂ ਹਮ ਕਾਨਰ ਕੇ ਸੈਗਿ ਖੇਲਤ ਚਿਤਿ _ਹੁਲਾਸ ਬਢਾਈ। 

ਕਾਨ੍ਹ ਤਹਾ ਪੁਨਿ ਗਾਵਤ _ਥੋ ਅਤਿ ਸੁੰਦਰ ਰਾਗਨ ਤਾਨ _ਬਸਾਈ। 

ਗਾਵਤ ਥੀ ਹਮ ਹੂੰ ਸੰਗ ਤਾਹੀ ਕੇ ਤਾ ਛਬਿ ਕੋ _ਬਰਨਿਯੋ ਨਹੀ ਜਾਈ। 

ਤਾ ਸੰਗ ਮੈ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ। ੮੭੪। 


ਕਾਤਿਕ ਕੀ ਸਖੀ ਰਾਸਿ ਬਿਖੈ ਰਤਿ ਖੇਲਤ ਥੀ ਹਰਿ ਸੋ ਚਿਤੁ ਲਾਈ। 
ਸੇਤਹਿ ਗ੍ਰਾਰਨਿ ਕੇ ਪਟ _ਛਾਜਤ ਸੇਤ ਨਦੀ ਤਹ _ਧਾਰ _ਬਹਾਈ। 

ਭੂਖਨ ਸੇਤਹਿ ਗੋਪਨਿ ਕੇ ਅਰੁ ਮੋਤਿਨ ਹਾਰ ਭਲੀ ਛਬਿ ਪਾਈ। 

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ _ਯਾਹਿ ਭਈ ਦੁਖਦਾਈ। ੮੭੫। 


ਮਘੂ ਸਮੈ ਸਬ ਸਯਾਮ ਕੇ _ਸੈਗਿ ਹੁਇ ਖੇਲਤ ਥੀ ਮਨਿ ਆਨੈਦ ਪਾਈ। 
ਸੀਤ ਲਗੈ ਤਬ ਦੂਰ ਕਰੈ ਹਮ ਸ੍ਯਾਮ ਕੇ ਅੰਗ ਸੋ ਅੰਗ ਮਿਲਾਈ। 

ਫੂਲ ਚੌਬੇਲੀ ਕੇ ਫੂਲਿ ਰਹੇ ਜਹਿ ਨੀਰ _ਘਟਿਯੋ ਜਮਨਾ ਜੀਅ ਆਈ। 
ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ _ਯਾਹਿ ਭਈ ਦੁਖਦਾਈ। ੮੭੬। 


ਬੀਚ ਸਰਦ _ਰਿਤੁ ਕੇ ਸਜਨੀ ਹਮ ਖੇਲਤ ਸ੍ਯਾਮ ਸੋ ਪ੍ਰੀਤਿ ਲਗਾਈ। 
ਆਨੰਦ ਕੈ ਅਤਿ ਹੀ ਮਨ ਮੈ ਤਜ ਕੈ ਸਭ ਹੀ ਜੀਯ ਕੀ ਦੁਚਿਤਾਈ। 
ਨਾਰਿ ਸਭੈ ਬ੍ਰਿਜ ਕੀਨ ਬਿਥੈ ਮਨ ਕੀ ਤਜਿ ਕੈ ਸਭ ਸੰਕ ਕਨ੍ਹਾਈ। 
ਤਾ ਸੰਗ ਸੋ ਸੁਖਦਾਇਕ ਥੀ ਰਿਤੁ ਸਯਾਮ ਬਿਨਾ ਅਬ ਭੀ ਦੁਖਦਾਈ। ੮੭੭। 


ਮਾਘ ਬਿਥੈ ਮਿਲ ਕੈ ਹਰਿ ਸੋ ਹਮ ਸੋ ਰਸ ਰਾਸ ਕੀ ਖੇਲ ਮਚਾਈ। 

ਕਾਨ੍ਹ _ਬਜਾਵਤ _ਥੋ ਮੁਰਲੀ ਤਿਹ ਅਉਸਰ ਕੋ __ਬਰਨਿਯੋ ਨਹਿ ਜਾਈ। 

ਫੂਲਿ ਰਹੇ ਤਹਿ ਫੂਲ ਭਲੇ ਪਿਖਿਯੋ ਜਿਹ _ਰੀਝਿ ਰਹੈ ਸੁਰਰਾਈ। 

ਤਉਨ ਸਮੈ ਸੁਖ ਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ। ੮੭੮। 


ਸ੍ਯਾਮ _ਚਿਤਾਰਿ ਸਭੈ ਗ੍ਰਾਰਨਿ ਸ੍ਯਾਮ _ਕਹੈ ਜੁ _ਹੁਤੀ _ਬਡਭਾਗੀ। 
ਤ੍ਯਾਗ ਦਈ ਸੁਧਿ ਅਉਰ ਸਭੈ ਹਰਿ ਬਾਤਨ ਕੇ ਰਸ ਭੀਤਰ ਪਾਗੀ। 


ਕ੍ਰਿਸਨਾਵਤਾਰ ੨੯੭ 


ਹੇ ਸਖੀ! (ਭਾਦਰੋ' ਦੇ ਮਹੀਨੇ ਵਿਚ) ਕਦੇ ਮੀਂਹ ਪੈਂਦਾ ਸੀ ਅਤੇ ਕਦੇ ਉਘੜ (ਖਰਾ 
ਹੋ) ਜਾਂਦਾ ਸੀ ਅਤੇ ਬ੍ਰਿਛਾਂ ਦੀ ਛਾਂ ਚੰਗੀ ਲਗਦੀ _ਸੀ। ਹੇ _ਸਜਨੀ! (ਅਸੀਂ) ਸ਼ਿਆਮ ਨਾਲ 
ਫਿਰਦੀਆਂ ਸਾਂ ਅਤੇ ਫੁਲਾਂ ਦੇ ਰੰਗ ਦੇ ਬਸਤੁ _ਬਣਾਏ ਹੁੰਦੇ ਸਨ। (ਕ੍ਰਿਸ਼ਨ ਨਾਲ) ਖੇਡਣ 


ਵੇਲੇ (ਪ੍ਰੇਮ) ਰਸ ਦੀ ਕੀੜਾ ਕਰਦੀਆਂ ਸਾਂ, ਉਸ ਅਵਸਰ _ਦਾ ਵਰਣਨ ਨਹੀਂ ਕੀਤਾ ਜਾ 
ਸਕਦਾ _ਸੀ। ਸ਼ਿਆਮ _ਨਾਲ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਬਹੁਤ 
ਦੁਖਦਾਇਕ ਹੋ ਗਈ _ਹੈ।੮੭੩। 


ਅਸੂ ਦੇ ਮਹੀਨੇ ਵਿਚ ਅਸੀਂ ਚਿਤ ਵਿਚ ਹੁਲਾਸ ਵਧਾ ਕੇ ਕ੍ਰਿਸ਼ਨ ਨਾਲ ਖੇਡਦੀਆਂ 
ਹੁੰਦੀਆਂ ਸਾਂ। ਫਿਰ ਉਥੇ ਕਾਨ੍ਹ ਗਾਉਂਦਾ ਹੁੰਦਾ ਸੀ ਅਤੇ ਰਾਗਾਂ ਦੀਆਂ ਸੁੰਦਰ _ਤਾਨਾਂ _ਕਢਦਾ 
ਹੁੰਦਾ ਸੀ। ਅਸੀਂ ਵੀ ਉਸ ਨਾਲ ਗਾਉਂਦੀਆਂ ਹੁੰਦੀਆਂ ਸਾਂ, _ਉਸ (ਮੌਕੇ _ਦੀ) ਸੁੰਦਰਤਾ 
ਦਾ _ਵਰਣਨ _ਨਹੀਂ__ਕੀਤਾ ਜਾ __ਸਕਦਾ। _ਉਸ _ (ਕ੍ਰਿਸ਼ਨ) ਦੇ ਸੰਗ _ਵਿਚ (ਇਹ) ਰੁਤ 
ਸੁਖਦਾਇਕ _ਸੀ, (ਪਰ) ਸ਼ਿਆਮ ਤੋਂ ਬਿਨਾ ਹੁਣ _ਦੁਖਦਾਇਕ _ਹੋ__ਗਈ _ਹੈ।੮੭੪। 


ਹੈ ਸਖੀ! _ਕਤਕ (ਦੇ ਮਹੀਨੇ) ਦੀ ਰਾਸ ਵਿਚ (ਅਸੀਂ) ਸ੍ਰੀ ਕ੍ਰਿਸ਼ਨ ਨਾਲ ਚਿਤ 
ਲਾ ਕੇ ਰਤਿ-ਕ੍ਰੀੜਾ ਕਰਦੀਆਂ ਹੁੰਦੀਆਂ ਸਾਂ। _ਗੋਪੀਆਂ ਦੇ ਸਫ਼ੈਦ ਬਸਤ੍ਰ _ਫਬਦੇ ਸਨ ਅਤੇ 
ਉਥੇ ਨਦੀ _ਦੀ ਸਵੱਛ _ਧਾਰਾ ਚਲਦੀ _ਸੀ। _ਗੋਪੀਆਂ _ਦੇ _ਗਹਿਣੇ ਵੀ ਸਫ਼ੈਦ ਹੁੰਦੇ ਸਨ 
ਅਤੇ ਮੋਤੀਆਂ ਦੇ ਹਾਰ ਵੀ ਬਹੁਤ _ਛਬੀ ਪਾਉਂਦੇ ਸਨ। _ਉਸ ਵੇਲੇ (ਇਹ) ਰੁਤ ਸੁਖਦਾਇਕ 
ਸੀ, (ਪਰ) ਇਸ _ ਅਵਸਰ _ਤੇ `_ਦੁਖਦਾਇਕ _ਹੋ__ਗਈ _ਹੈ।੮੭੫। 


ਮਘਰ (ਦੇ ਮਹੀਨੇ) ਸਾਰੀਆਂ ਸ਼ਿਆਮ _ਨਾਲ _ਖੇਡਦੀਆਂ ਸਨ ਅਤੇ ਮਨ ਵਿਚ ਪ੍ਰਸੰਨ 
ਹੁੰਦੀਆਂ _ਸਨ। _ (ਜਦੋ) _ਠੰਡ _ਲਗਦੀ _ਸੀ, ਤਦੋਂ ਅਸੀਂ ਸ਼ਿਆਮ _ਦੇ ਸ਼ਰੀਰ ਨਾਲ ਸ਼ਰੀਰ 
ਕੇ (ਸਰਦੀ ਨੂੰ) ਦੂਰ _ਕਰ ਦਿੰਦੀਆਂ ਸਾਂ। ਜਿਥੇ ਚੌਬੇਲੀ ਦੇ ਫੁਲ ਖਿੜ ਰਹੇ ਸਨ 
ਦਾ ਜਲ ਘਾਟ ਨਾਲ _ ਵਗਦਾ _ਸੀ। _ਉਸ ਵੇਲੇ (ਇਹ) ਰੁਤ _ਸੁਖਦਾਇਕ 
ਦੁਖਦਾਇਕ _ਹੋ__ਗਈ _ਹੈ।੮੭੬। 


ਹੇ ਸਰਦ ਰੁਤ _ਵਿਚ (ਅਰਥਾਤ ਪੋਹ _ਦੇ ਮਹੀਨੇ _ਵਿਚ) ਅਸੀਂ ਕ੍ਰਿਸ਼ਨ 
ਪ੍ਰੇਮ ਪੂਰਵਕ _ਖੇਡਦੀਆਂ _ਸਾਂ। ਮਨ _ਵਿਚ ਅਤਿ ਅਧਿਕ ਆਨੰਦ _ਮਾਣਦੀਆਂ ਸਾਂ ਅਤੇ 
ਦੀ ਸਾਰੀ ਦੁਬਿਧਾ ਦੂਰ _ਕਰ _ਦਿੰਦੀਆਂ _ਸਾਂ। ਬੂਜ _ਦੀਆਂ ਸਾਰੀਆਂ ਨਾਰੀਆਂ _ਮਨ 
ਸਭ ਤਰ੍ਹਾਂ 


ਦਾ ਸੰਗ ਸੈਕੋਚ ਛਡ ਕੇ (ਕ੍ਰਿਸ਼ਨ ਵਿਚ) ਮਗਨ _ਸਨ। ਉਸ (ਕ੍ਰਿਸ਼ਨ) ਦੀ 
ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਦੁਖਦਾਇਕ ਹੋਂ _ਗਈ 


ਮਾਘ (ਦੇ ਮਹੀਨੇ) ਵਿਚ ਕ੍ਰਿਸ਼ਨ ਨਾਲ ਮਿਲ ਕੇ ਅਤੇ (ਕ੍ਰਿਸ਼ਨ ਨੇ) ਸਾਡੇ _ਨਾਲ 
ਮਿਲ ਕੇ(ਪਰੇਮ) ਰਸ ਨਾਲ (ਭਰ ਕੇ) ਰਾਸ ਦੀ ਖੇਡ ਮਚਾਈ ਸੀ। ਕਾਨ੍ਹ _(ਉਸ ਵੇਲੇ) ਮੁਰਲੀ 
ਵਜਾਉਂਦਾ ਸੀ, ਉਸ _ਅਵਸਰ _ਦਾ ਵਰਣਨ ਨਹੀਂ ਕੀਤਾ ਜਾ _ਸਕਦਾ। (ਉਸ ਵੇਲੇ) ਚੇਗੇ 
ਫੁਲ ਖਿੜਦੇ ਸਨ, ਜਿਨ੍ਹਾਂ ਨੂੰ ਵੇਖ ਕੇ ਇੰਦਰ ਵੀ ਪ੍ਰਸੰਨ ਹੋ ਜਾਂਦਾ ਸੀ। ਉਸ ਵੇਲੇ (ਇਹ) 
ਰੁਤ ਸੁਖਦਾਇਕ ਸੀ, (ਪਰ _) ਸ਼ਿਆਮ ਤੋਂ ਬਿਨਾ (ਹੁਣ) ਦੁਖਦਾਇਕ ਹੋ ਗਈ ਹੈ।੮੭੮। 

(ਕਵੀ) ਸ਼ਿਆਮ ਕਹਿੰਦੇ ਹਨ, ਜੋ ਉਥੇ _ਵਡਭਾਗਣਾਂ _(ਗੋਪੀਆਂ) ਸਨ, _ਉਹ ਸਾਰੀਆਂ 
ਗੋਪੀਆਂ ਕ੍ਰਿਸ਼ਨ ਨੂੰ ਯਾਦ ਕਰਦੀਆਂ _ਹਨ। (ਉਨ੍ਹਾਂ ਨੇ) ਹੋਰ _ਸਾਰੀ ਸੁਧ _ਛਡ ਦਿੱਤੀ ਹੈ 
ਅਤੇ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਦੇ ਰਸ ਵਿਚ _ਭਿਜ ਗਈਆਂ _ਹਨ। ਇਕ _(ਗੋਪੀ) ਬੇਸੁਧ 


੨੯੮ 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਗਿਰੀ ਧਰਿ ਹ੍ਹੈ ਬਿਸੁਧੀ ਇਕ ਪੈ ਕਰੁਨਾ ਹੀ ਬਿਖੈ ਅਨੁਰਾਗੀ। 
ਕੈ ਸੁਧਿ ਸ੍ਯਾਮ ਕੇ ਖੇਲਨ ਕੀ ਮਿਲ ਕੈ ਸਭ ਗ੍ਰਾਰਨਿ ਰੋਵਨ ਲਾਗੀ। ੮੭੯। 


ਇਤ _ਗੱਪਅਨ ਕੇ /ਲਘ ਪੂਰਨ? 
ਅਥ ਕਾਨ੍ਹ ਜੂ ਮੌਤ ਗਾਇਤੂ `ਸੀਖਨ ਸਮੈ 
ਸ਼ਵੰਯਾ 
ਉਤ ਤੇ ਇਹ ਗ੍ਰਾਰਨਿ ਕੀ ਭੀ ਦਸਾ ਇਤ ਕਾਨ੍ਹ ਕਥਾ ਭਈ ਤਾਹਿ ਸੁਨਾਊ। 
ਲੀਪ ਕੈ _ਭੂਮਹਿ ਗੋਬਰ ਸੋ ਕਬਿ ਸ੍ਯਾਮ ਕਹੈ ਸਭ ਪੁਰੋਹਿਤ ਗਾਊ। 
ਕਾਨ੍ਹ ਬੈਠਾਇ ਕੈ ਸ੍ਯਾਮ ਕਹੈ ਕਬਿ ਪੈ ਗਰਗੈ ਸੁ ਪਵਿਤ੍ਰਹਿ ਠਾਊ। 
ਮੰਤੂ ਗਾਇੜ੍ਰੀ ਕੋ ਤਾਹਿ ਦਯੋ ਜੋਊ ਹੈ ਭੁਗੀਆ ਧਰਨੀਧਰ ਨਾਊ। ੮੮0। 


ਡਾਰਿ ਜਨੇਊ ਸੁ ਸ੍ਯਾਮਿ ਗਰੈ ਫਿਰ ਕੈ ਤਿਹ ਮੰਤ੍ਰ ਸੁ ਸੂਉਨ ਮੈ ਦੀਨੋ 

ਸੋ ਸੁਨਿ ਕੈ ਹਰਿ ਪਾਇ ਪਰਿਯੋ ਗਰਗੈ ਬਹੁ ਭਾਤਨ ਕੋ _ਧਨ ਦੀਨੋ 

ਅਸ ਬਡੈ ਗਜਰਾਜ ਔ ਉਸਟ ਦਏ ਪਟ ਸੁੰਦਰ ਸਾਜ ਨਵੀਨੋ। 

ਲਾਲ ਪਨੇ ਅਰੁ ਸਬਜ ਮਨੀ ਤਿਹ ਪਾਇ ਪੁਰੋਹਿਤ ਆਨੰਦ ਕੀਨੋ। ੮੮੧। 


ਮੌਤ ਪੁਰੋਹਿਤ ਦੈ ਹਰਿ ਕੋ ਧਨੁ ਲੈ ਬਹੁਤ ਮਨ ਮੈ ਸੁਖੁ ਪਾਯੋ 

ਤਿਆਗਿ ਸਬੈ ਦੁਖ ਕੋ ਤਬ ਹੀ ਅਤਿ ਹੀ ਮਨ ਆਨੰਦ ਬੀਚ ਬਢਾਯੋ। 
ਸੋ ਧਨ ਪਾਇ ਤਹਾ ਤੇ ਚਲਿਯੋ ਚਲਿ ਕੈ ਅਪੁਨੇ ਗ੍ਰਿਹ ਭੀਤਰ ਆਯੋ। 
ਸੋ_ਸੁਨਿ ਮਿਤ੍ਰ ਪ੍ਰਸੈਨਿ ਭਏ ਗ੍ਰਿਹ ਤੇ ਸਭ ਦਾਰਿਦ ਦੂਰ ਪਰਾਯੋ। ੮੮੨ 


/ਇੱਤ ਸੀ ਟਸਨ #ਨੈਕੰਧ ਘਰਾਣੇ ਲਾਝਤ੍ਹ ਨਾਟਕ ਗੁੰਲੇ /ੈਸਨਾਵਤਾਨੇ ਨੰ ਮ੍ਰੀਅਨੇ ਨੂ ਕੰ 
ਨਾਲਾ ਤੂ ਐਕਟ ਸਕ੍ਯੋਖਫੰਤ _ਨਠੇ _ਡਾਰਾ /5%/ਏ _ਜਘਤਨ ਅਤ ਲਭਨ _ਸਤੁ/ 
ਅਥ _ਉਗੂਸੈਨ ਕੋ ਰਾਜ ਦੀਬੋ 
ਹਾਵੀਲ” 

ਮੰਤ੍ਰ ਪੁਰੋਹਿਤ ਤੇ ਹਰਿ ਲੈ ਅਪੁਨੇ ਰਿਪੁ ਕੋ ਫਿਰਿ ਤਾਤ ਛਡਾਯੋ। 

ਛੂਟਤ ਸੋ ਹਰਿ ਰੂਪੁ ਨਿਹਾਰ ਕੈ ਆਇ ਕੈ ਪਾਇਨ ਸੀਸ ਝੁਕਾਯੋ। 

ਰਾਜੁ ਕਹਿਯੋ ਹਰਿ ਕੋ ਤੁਮ ਲੇਹੁ ਜੂ ਸੋ ਨ੍ਰਿਪ ਕੈ ਜਦੁਰਾਇ ਬੈਠਾਯੋ 

ਆਨੰਦ ਭਯੋ ਜਗ ਮੈ ਜਸੁ ਭਯੋ ਹਰਿ ਸੰਤਨ ਕੋ ਦੁਖੁ ਦੂਰਿ ਪਰਾਯੋ। ੮੮੩ 


“ਗੋਪੀ _ਬਿਲੁਲਾਪ ਸਮਾਪਤਮ _ ਸਤ” 


ਕ੍ਰਿਸਨਾਵਤਾਰ ੨੯੯ 


ਹੋ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਕਰੁਣਾ ਦੇ ਰਸ ਵਿਚ ਮਗਨ ਹੈ। ਜਾਂ 
ਕ੍ਰਿਸ਼ਨ ਦੇ ਖੇਡਣ ਦੀ ਯਾਦ ਕਰ ਕੇ ਸਾਰੀਆਂ _ਗੋਪੀਆਂ ਮਿਲ ਕੇ ਰੋਣ ਲਗ ਜਾਂਦੀਆਂ 
ਹਨ।੮੭੯। 

/ਟੈਲੇਂ_ਨੱਪਆਾ ਦੇ _/ਵਰਲਾ& ਦਾ _ਪੁਸੰਨ _੫ਤ/ 


ਹੁਣ ਕ੍ਰਿਸ਼ਨ ਜੀ ਦੇ ਗਾਇਤ੍ਰੀ ਮੰਤਰ ਸਿਖਣ ਦੇ ਸਮੇਂ ਦਾ ਕਥਨ 


ਹਾਲਤ ਹੋ ਗਈ ਹੈ ਅਤੇ ਇਧਰ (ਜੋ) ਕ੍ਰਿਸ਼ਨ ਦੀ 

ਕਵੀ ਸ਼ਿਆਮ ਕਹਿੰਦੇ ਹਨ, (ਸਾਰੀ) ਧਰਤੀ ਨੂੰ ਗੋਹੇ 
ਨਾਲ _ਲਿੰਬ ਕੇ ਪਿੰਡ ਦੇ ਸਾਰਿਆਂ ਪਰੋਹਿਤਾਂ ਨੂੰ ਬੁਲਾ ਕਵੀ ਸ਼ਿਆਮ ਕਹਿੰਦੇ ਹਨ, 
ਉਤੇ _ ਬਿਠਾ ਉਸ ਨੂੰ ਗਾਇੜ੍ਹੀ ਮੰਤਰ 


ਮੁ ਥਾਂ 

ਦਾ ਉਪਦੇਸ਼ ਦਿੱਤਾ, ਜਿਸ _ਦਾ ਨਾਂ ਸਾਰੀ ਧਰਤੀ ਦਾ ਭੋਗ _ਕਰਨ _ਵਾਲਾ _ਹੈ।੮੮0। 
ਪਾ ਦਿੱਤਾ ਅਤੇ ਫਿਰ ਉਸ ਦੇ ਕੰਨਾਂ ਵਿਚ ਮੰਤਰ 
ਉਸ ਨੂੰ 


ਲਿਆ। 
ਲਿਆ। 


ਪੈ ਗਏ ਅਤੇ _ਬਹੁਤ _ਤਰ੍ਹਾਂ ਨਾਲ _ਧਨ ਦਿੱਤਾ। ਵੌਡੇ ਘੋੜੇ ਅਤੇ ਸ੍ਰੇਸ਼ਨ ਹਾਥੀ _ਅਤੇ _ਊਠ 
ਦਿੱਤੇ ਜੋ ਨਵੀਂ ਸਾਜ _ ਸਜਾਵਟ _ਨਾਲ _ ਸ਼ਿੰਗਾਰੇ _ਹੋਏ _ਸਨ। _ਲਾਲ, _ਪੰਨੇ _ਅਤੇ ਫਿਰੋਜ਼ੇ 
(ਆਦਿਕ ਵਸਤੂਆਂ ਦੇ ਕੇ) ਪ੍ਰੇਮ ਨਾਲ _ਆਨੰਦਿਤ ਹੋ ਕੇ (ਮੁਨੀ ਦੇ) ਪੈਰੀਂ ੈ ਗਏ।੮੮੧। 

ਕ੍ਰਿਸ਼ਨ ਨੂੰ ਮੰਤਰ ਦੇ ਕੇ ਪਰੋਹਿਤ ਨੇ (ਉਸ ਕੋਲੋਂ) ਬਹੁਤ ਸਾਰਾ ਧਨ ਲੈ ਕੇ ਸੁਖ 
ਪ੍ਰਾਪਤ _ਕੀਤਾ। _ਤਦੋਂ ਸਾਰੇ ਦੁਖਾਂ ਨੂੰ ਤਿਆਗ ਕੇ ਮਨ ਵਿਚ ਅਤਿ ਅਧਿਕ ਆਨੰਦ _ਵਧਾ 
ਲਿਆ। ਉਹ ਧਨ ਪ੍ਰਾਪਤ ਕਰ ਕੇ ਉਥੋਂ ਚਲਿਆ ਅਤੇ ਚਲ ਕੇ ਆਪਣੇ ਘਰ ਆ ਗਿਆ 
ਇਸ (ਦਾਨ ਦੀ ਗੌਲ ) ਸੁਣ ਕੇ ਮਿੱਤਰ ਪੁਸੰਨ ਹੋਏ ਅਤੇ ਘਰ ਵਿਚੋਂ ਸਾਰੀ _ਨਿਰਧਨਤਾ 
ਦੂਰ ਹੋ ਗਈ।੮੮੨। 

/ਟੋਲੇ ਨੀਂ ਦਸਮ ਸਕੰਹ ਅਰਾਣ ਦੇ ਲੰਝਤ੍ਹ ਨਾਟਕ ਗੁੰਝ ਦੇ #ਰੋਲਾਵਤਾਰ ਦੇ ਹਾੰ ਰਸਨ ਨੂੰ 

ਨਾਟੇਦ੍ਹਾੀਂ ਅੰਤਰ /ਲੈਥਾ ਕੇ ਲਨੋਊਂ ਗਲੇ /ਵੇਲ ਪਾਣ ਦਾ ਆਠਆ/ਏ ਪਤ/ ਸਭ ਲਭ ਹੀ? 


ਹੁਣ ਉਗ੍ਰਸੈਨ ਨੂੰ ਰਾਜ ਦੇਣ ਦਾ ਕਥਨ 


੩00 ਸੀ _ਦਸਮ-ਗ੍ਰੰਥ _ਸਾਹਿਬ 


ਕਾਨ੍ਹ ਜਬੈ ਰਿਪੁ ਕੋ ਬਧ ਕੈ ਰਿਪੁ ਤਾਤ ਕੋ ਰਾਜੁ ਕਿਧੋ ਫਿਰਿ ਦੀਨੋ। 

ਦੇਤ ਉਦਾਰ ਸੁ ਜਿਉ ਦਮਰੀ ਤਿਹ ਕੋ ਇਮ ਕੈ ਫੁਨਿ ਰੰਚ ਨ ਲੀਨੋ। 

ਮਾਰ ਕੈ ਸਤਰ ਅਭੇਖ ਕਰੇ ਸੁ ਦੀਯੋ ਸਭ ਸੰਤਨ ਕੇ ਸੁਖ ਜੀ ਨੌ। 

ਅਸਤ੍ਰਨਿ ਕੀ ਬਿਧਿ _ਸੀਖਨ ਕੋ ਕਬਿ ਸਯਾਮ _ਹਲੀ ਮੁਸਲੀ ਮਨ _ਕੀਨੋ। ੮੮੪। 


/ਇਤ ਰਾਜਾ _ਓਕੂਸੰਨ ਕੋ ਰਾਜ _ਦੱਲੋਂ /ਨ%7ਏ ਨੰਠੂਰਨੰ/ 


ਅਥ _ਧਨੁਖ _ਬਿਦਿਆ _ਸੀਖਨ _ਸੰਦੀਪਨ ਧੈ ਚਲੇ" 
੭ਵੀਯ” 
ਆਇਸ ਪਾਇ ਪਿਤਾ ਤੇ ਦੋਊ ਧਨੁ ਸੀਖਨ ਕੀ ਬਿਧਿ ਕਾਜ ਚਲੇ। 
ਜਿਨ ਕੇ ਮੁਖਿ ਕੀ ਸਮ ਚੰਦੂ ਪੂਭਾ ਜੋਊ ਬੀਰਨ ਤੇ ਬਰਬੀਰ ਭਲੇ। 
ਗੁਰ ਪਾਸਿ ਸੰਦੀਪਨ ਕੇ ਤਬ ਹੀ ਦਿਨ ਥੋਰਨਿ ਮੈ ਭਏ ਜਾਇ ਖਲੇ। 
ਜਿਨਹੂੰ ਕੁਪਿ ਕੈ ਮੁਰ ਨਾਮ ਮਰਯੋ ਜਿਨ ਹੂੰ ਛਲ ਸੋ ਬਲਿ ਰਾਜ ਛਲੇ। ੮੮੫। 


ਚਉਸਠ ਦਿਵਸ ਮੈ ਸ੍ਯਾਮ ਕਹੈ ਸਭ ਹੀ ਤਿਹ ਤੇ ਬਿਧਿ ਸੀਖ ਸੁ ਲੀਨੀ। 

ਪੈਸਠਵੇ ਦਿਨ ਪ੍ਰਾਪਤ ਭੇ ਗੁਰ ਸੋ ਉਠ ਕੈ ਬਿਨਤੀ ਇਹ ਕੀਨੀ। 

ਤਉ ਗੁਰ ਪੂਛਿ ਕਿਧੋ ਤ੍ਰੀਯ ਤੇ ਸੁਤ ਹੂੰ ਕੀ ਸੁ ਬਾਤ ਪੈ ਮਾਗਿ ਕੈ ਲੀਨੀ। 

ਸੋ ਸੁਨਿ ਸੂਉਨਨ ਬੀਚ ਦੁਹੂੰ ਜੋਊ ਵਾਹਿ ਕਹੀ ਤਿਹ ਕੋ _ਸੋਈ ਦੀਨੀ। ੮੮੬। 


ਬੀਰ ਬਡੇ ਰਥਿ ਬੈਠਿ ਦੋਊ ਚਲਿ ਕੈ ਤਟਿ ਸੋ ਨਦੀਆ ਪਤਿ ਆਏ। 
ਤਾਹੀ ਕੋ ਰੂਪੁ ਨਿਹਾਰਤ ਹੀ __ਬਚਨਾ ਤਿਨਿ ਸੀਸ ਝੁਕਾਇ ਸੁਨਾਏ। 
ਏਕ ਬਲੀ ਇਹ ਬੀਚ ਰਹੈ ਨਹੀ ਜਾਨਤ ਹੈ ਤਿਨ ਹੂੰ ਕਿ ਚੁਰਾਏ। 
ਸੋ ਸੁਨਿ ਬੀਚ ਧਸੇ ਜਲ ਕੇ ਕਰਿ ਕੋਪ ਦੁਹੂੰ ਮਿਲਿ ਸੰਖ ਬਜਾਏ। ੮੮੭। 


ਬੀਚ ਧਸੇ ਜਲ ਕੇ ਜਬ ਹੀ ਇਕ ਰੂਪ ਭਯਾਨਕ ਦੈਤ ਨਿਹਾਰਿਯੋ। 

ਦੇਖਤ ਹੀ ਤਿਹ ਕੋਪ ਭਰੇ ਗਹਿ ਆਯੁਧ ਪਾਨਿ ਘਨੋ ਰਨ ਪਾਰਿਯੋ। 

ਜੁਧ ਭਯੋ ਦਿਨ ਬੀਸ ਤਹਾ ਤਿਹ ਕੋ ਜਸੁ ਪੈ ਕਬਿ ਸ੍ਯਾਮ ਉਚਾਰਿਯੋ। 
ਜਿਉ ਮ੍ਰਿਗਿਰਾਜ ਮਰੈ ਮਿਿਗਿ ਕੋ _ਤਿਮ ਸੋ ਕੁਪਿ ਕੈ ਜਦੁ ਬੀਰਿ ਪਛਾਰਿਯੋ।੮੮੮। 


/ਇਤੇ ਛੋੜ _ਛਧਹ/ 
ਹਾਵੀਯਾਂ 
ਮਾਰ ਕੈ ਰਾਕਸ ਕੋ ਤਬ ਹੀ ਤਿਹ ਕੇ ਉਰ ਤੇ ਹਰਿ ਸੰਖ ਨਿਕਾਰਿਯੋ। 
ਬੇਦਨ ਕੀ ਜਿਹ ਤੇ ਧੁਨਿ ਹੋਵਤ ਕਾਢਿ ਲੀਯੋ ਸੋਊ ਜੋ ਰਿਪੁ ਮਾਰਿਯੋ। 


੧. 


“ਅਥ _ਧਨੁਖ _ਬਿਦਿਆ _ਸੀਖਨ” 


ਕ੍ਰਿਸਨਾਵਤਾਰ ੩0੧ 


ਕ੍ਰਿਸ਼ਨ ਨੇ ਜਦ ਵੈਰੀ (ਕੰਸ) ਨੂੰ ਮਾਰ ਕੇ ਵੈਰੀ ਦੇ ਪਿਤਾ _(ਉਗ੍ਸੈਨ) ਨੂੰ ਉਸ 
ਵੇਲੇ _ਰਾਜ ਮੋੜ _ਦਿੱਤਾ। ਜਿਵੇਂ ਕੋਈ ਵੱਡਾ _ਉਦਾਰ (ਪੁਰਸ਼) ਕਿਸੇ ਨੂੰ 
ਹੈ (ਅਤੇ ਦੇ ਕੇ ਲਜਿਤ ਹੁੰਦਾ ਹੈ), ਉਸ ਨੂੰ ਇਸ ਤਰ੍ਹਾਂ ਦੇ ਕੇ 


ਫਿਰ 
ਕੁਝ ਨ __ਲਿਆ। ਵੈਰੀਆਂ ਨੂੰ ਮਾਰ ਕੇ ਉਨ੍ਹਾਂ ਦੀ ਹੋਂਦ ਖ਼ਤਮ ਕਰ ਦਿੱਤੀ 


ਦੇ ਹਿਰਦੇ ਨੂੰ ਸੁਖ ਦਿੱਤਾ। ਕਵੀ ਸ਼ਿਆਮ (ਕਹਿੰਦੇ ਹਨ), (ਇਸ ਪਿਛੋਂ) 
ਬਲਰਾਮ _ਨੇ _ ਅਸਤ੍ਰਾਂ ਦੀ _ ਸਿਖਿਆ _ਲੈਣ _ਲਈ _ ਮਨ _ ਬਣਾਇਆ।੮੮੪। 
/ਟੈਥੋਂ ਰਾਜਾ ਉਗੂਸ਼ੈਨ ਨੂੰ ਰਲ ਦੇਣ ਦਾ ਅਧ#/ਟ _ਜਮਤ/ 


ਹੁਣ ਧਨੁਸ਼ ਵਿਦਿਆ ਸਿਖਣ ਲਈ _ਸੰਦੀਪਨ ਕੋਲ ਗਏ ਦਾ ਕਥਨ 


(ਕਵੀ) ਸ਼ਿਆਮ _ਕਹਿੰਦੇ ਹਨ, _ਚੌਂਹਠ ਦਿਨਾਂ ਵਿਚ _ਹੀ ਉਸ ਕੋਲੋਂ _ਸਾਰੀ ਵਿਧੀ 
ਸਿਖ ਲਈ। ਪੈਂਠਵੇਂ ਦਿਨ ਦੇ ਹੁੰਦਿਆਂ ਹੀ (ਕ੍ਰਿਸ਼ਨ ਨੇ) ਉਠ ਕੇ ਗੁਰੂ ਪਾਸ ਇਹ ਬੇਨਤੀ 
ਕੀਤੀ (ਕਿ ਮੇਰੇ ਤੋਂ _ਗੁਰੂ-ਦੌਛਣਾ _ਲਵੋ)। _ਤਦ ਗੁਰੂ ਨੇ _ਉਸ ਵੇਲੇ (ਆਪਣੀ) ਪਤਨੀ 
ਨੂੰ (ਦੌਛਣਾ ਬਾਰੇ) ਪੁਛਿਆ। (ਤਾਂ ਉਸ ਨੇ ਉੱਤਰ _ਦਿੱਤਾ ਕਿ) ਪੁੱਤਰਾਂ ਦੀ ਜੋ (ਸਮੁੰਦਰ 
ਦੁਆਰਾ ਰੁੜ੍ਹਾਏ ਜਾਣ ਦੀ) ਗੱਲ ਹੈ, (ਉਨ੍ਹਾਂ ਦੀ ਵਾਪਸੀ ਹੀ) ਮੰਗ _ਲਵੋ। _ਉਸ _(ਗੌਲ 
ਨੂੰ) ਦੋਹਾਂ ਕੰਨਾਂ ਵਿਚ ਸੁਣ ਕੇ, ਜੋ ਉਸ ਮੰਗ ਕੀਤੀ, ਉਹ ਦੇ ਦਿੱਤੀ।੮੮੬। 


ਦੋਵੇਂ ਵੌਡੇ ਸੂਰਮੇ (ਕ੍ਰਿਸ਼ਨ ਅਤੇ _ਬਲਰਾਮ) ਰਥ _ਉਤੇ ਬੈਠ ਕੇ ਅਤੇ ਚਲ ਕੇ ਸਮੁੰਦਰ 
('ਨਦੀਆ ਪਤਿ”) ਦੇ _ਕੈਢੇ _ਉਤੇ ਆ ਪਹੁੰਚੇ। _ਉਸ _(ਕ੍ਰਿਸ਼ਨ ਦਾ) ਰੂਪ ਵੇਖਦਿਆਂ ਹੀ 
(ਸਮੁੰਦਰ ਨੇ _ਪਛਾਣ ਲਿਆ) ਅਤੇ _ਸਿਰ ਝੁਕਾ _ਕੇ ਬਚਨ _ਸੁਣਾਏ। ਇਕ _ ਬਲੀ (ਦੈਂਤ) 
ਮੇਰੇ ਵਿਚ ਰਹਿੰਦਾ ਹੈ, (ਮੈਂ) ਨਹੀਂ ਜਾਣਦਾ ਕਿ ਉਸ ਨੇ ਹੀ ਚੁਰਾਏ ਹਨ। ਇਹ (ਗੱਲ) 
ਸੁਣ ਕੇ ਦੋਵੇਂ (ਭਰਾ) ਜਲ ਵਿਚ ਧਸ ਗਏ ਅਤੇ ਕ੍ਰੋਧ ਕਰ ਕੇ ਦੋਹਾਂ ਨੇ ਮਿਲ ਕੇ ਸੰਖ 
ਵਜਾਇ।੮੮੭। 


ਜਦੋਂ ਹੀ ਜਲ ਵਿਚ _ਧਸੇ, (ਤਾਂ ਉਨ੍ਹਾਂ) ਇਕ ਭਿਆਨਕ ਰੂਪ ਵਾਲਾ ਦੈਂਤ _ਵੇਖਿਆ। 
ਉਸ ਨੂੰ ਵੇਖਦਿਆਂ ਹੀ ਕ੍ਰੋਧ ਨਾਲ ਭਰ ਗਏ ਅਤੇ ਹੱਥ ਵਿਚ _ਸ਼ਸਤੁ _ਧਾਰਨ ਕਰ ਕੇ 


ਬਹੁਤ ਯੁੱਧ _ਮਚਾਇਆ। ਉਥੇ _ਵੀਹ ਦਿਨ ਯੁੱਧ ਹੁੰਦਾ ਰਿਹਾ ਜਿਸ ਦਾ ਯਸ਼ ਕਵੀ ਸ਼ਿਆਮ 
ਨੇ (ਇਸ ਤਰ੍ਹਾਂ) ਉਚਾਰਿਆ ਹੈ। ਜਿਵੇਂ ਸ਼ੇਰ ਹਿਰਨ ਨੂੰ ਮਾਰ ਦਿੰਦਾ ਹੈ, ਉਵੇਂ ਸ੍ਰੀ ਕ੍ਰਿਸ਼ਨ 
ਨੇ ਕ੍ਰੋਧ ਕਰ ਕੇ ਉਸ (ਦੈਂਤ) ਨੂੰ ਪਛਾੜ _ਦਿੱਤਾ।੮੮੮। 


/ਏਥੋਂ_ਏੈਤਾ ਦਾ ਲੱਧਾ _ਆਆਘਤ/ 


ਸ੍ਰੀ ਕ੍ਰਿਸ਼ਨ ਨੇ ਤਦ ਉਸ ਦੀ ਛਾਤੀ ਵਿਚੋਂ ਸੰਖ ਕਢ _ਲਿਆ। 
ਹੁੰਦੀ ਸੀ, ਉਹ (ਸੰਖ ਉਸ ਵਿਚੋਂ) ਕਢ _ਲਿਆ, ਜੋ ਵੈਰੀ 


੩0੨ 


ਸੀ _ਦਸਮ-ਗ੍ਰੰਥ ਸਾਹਿਬ 


ਤਉ ਹਰਿ ਜੂ ਮਨ ਆਨੰਦ ਕੈ ਸੁਤ ਸੂਰਜ ਕੇ ਪੁਰ ਮੋ ਪਗ ਧਾਰਿਯੋ। 
ਸੋ ਲਖ ਕੈ ਹਰਿ ਪਾਇ ਪਰਿਯੋ ਮਨ ਕੋ ਸਭ ਸੋਕ ਬਿਦਾ ਕਰਿ ਡਾਰਿਯੋ। ੮੮੯। 


ਸੂਰਜ ਕੇ ਸੁਤ ਮੰਡਲ ਮੈ ਜਦੁ ਨੰਦਨ ਟੇਰਿ ਕਹਿਯੋ ਮੁਖ ਸੋ। 

ਮੋ ਗੁਰ ਕੋ ਸੁਤ ਹਿਯਾ ਨ ਕਹੂੰ ਇਹ ਭਾਤਿ ਕਹਿਯੋ_ਸੁ_ਕਿਧੌ ਜਮ ਸੋ। 

ਜਮ ਐਸੇ ਕਹਿਯੋ ਨ ਫਿਰੈ ਜਮ ਲੋਕ ਤੇ ਦੇਵਨ ਕੇ ਫੁਨਿ ਆਇਸ ਸੋ। 
ਤਬ ਹੀ ਹਰਿ ਦੇਹੁ ਕਹਿਯੋ ਕਰਿ ਫੇਰਿ ਨ ਪੰਡਤ ਬਾਮਨ ਕੋ ਸੁਤ ਸੋ। ੮੯0। 


ਜਮੁ ਆਇਸ ਪਾਇ ਕਿਧੌ ਹਰਿ ਤੇ ਹਰਿ ਕੇ ਸੋਊ ਪਾਇਨ ਆਨਿ ਲਗਾਯੋ। 
ਲੈ ਤਿਨ ਕੋ ਜਦੁਰਾਇ ਚਲਿਯੋ ਅਤਿ ਹੀ ਅਪਨੇ ਮਨ ਮੈ ਸੁਖੁ ਪਾਯੋ। 
ਲ੍ਯਾਇ ਕੈ ਤਾਹੀ ਕੌ ਪੈ ਸੰਗ ਕੈ ਗੁਰੁ ਪਾਇਨ ਊਪਰ ਸੀਸ ਝੁਕਾਯੋ। 
ਹੋਇ ਬਿਦਾ ਤਬ ਹੀ ਗੁਰ ਤੇ ਕਬਿ ਸ੍ਯਾਮ ਕਹੈ ਅਪੁਨੇ ਪੁਰਿ ਆਯੋ। ੮੯੧। 


ਦੰਹਰ” 
ਮਿਲੇ ਆਇ ਕੈ ਕੁਟੰਬ ਕੇ ਅਤਿ ਹੀ ਹਰਖ ਬਢਾਇ। 
ਸੁਖ ਤਿਹ ਕੋ_ਪ੍ਰਾਪਤਿ ਭਯੋ ਚਿਤਵਨ ਗਈ _ਪਰਾਇ। ੮੯੨। 


ਇਤ ਸਲਤ /ੱਟਆ ਅਲ ਕੈ ਨੰਦਨ ਕੇ ਪਤ ਆਨ ਦੇ ਗੱਡੇ 
/ਲੈਦਾ ਹੋਇ ਮਰਹ &_ ਆਵਤ ਭਲੇ /ਆ/ਟ _ਆਘਤਾੀੰ/ 
ਅਥ ਊਧੋ ਬ੍ਰਿਜ ਭੇਜਾ 
ਨਾਵੀਯਾ 

ਸੋਵਤ ਹੀ ਇਹ ਚਿੰਤ ਕਰੀ ਬ੍ਰਿਜ ਬਾਸਨ ਸਿਉ ਇਹ ਕਾਰਜ ਕਈਜਯੈ। 
ਪ੍ਰਾਤ ਭਏ ਤੁ ਬੁਲਾਇ ਕੈ ਉਊਧਵ ਭੇਜ ਕਹਿਯੋ ਤਿਹ ਠਉਰਹਿ ਦਈਸੈ। 
ਗ੍ਹਰਾਰਨਿ ਜਾਇ ਸੈਤੋਖ ਕਰੈ ਸੁ ਸੈਤੋਖ ਕਰੈ ਹਮਰੀ ਧਰਮ ਮਈਯੈ। 
ਯਾ ਤੇ ਨ ਬਾਤ ਭਲੀ ਕਛੂ ਅਉਰ ਹੈ ਮੋਹਿ ਬਿਬੇਕਹਿ ਕੋ _ਝਗਰਈਸਯੈ। ੮੯੩। 


ਪ੍ਰਾਤ ਭਏ ਤੇ ਬੁਲਾਇ ਕੈ ਊਧਵ ਪੈ ਬ੍ਰਿਜ ਭੂਮਹਿ ਭੇਜ ਦਯੋ ਹੈ। 

ਸੋ ਚਲਿ ਨੰਦ ਕੇ ਧਾਮ ਗਯੋ ਬਤੀਯਾ ਕਹਿ ਸੋਕ ਅਸੋਕ ਭਯੋ _ਹੈ। 

ਨੰਦ ਕਹਿਯੋ_ਸੈਗਿ ਊਧਵ ਕੇ ਕਬ ਹੂੰ ਹਰਿ ਜੀ ਮੁਹਿ ਚਿਤ ਕਯੋ _ਹੈ। 

ਯੌ ਕਹਿ ਕੈ ਸੁਧਿ ਸ੍ਯਾਮਹਿ ਕੈ ਧਰਨੀ ਪਰ ਸੋ ਮੁਰਝਾਇ ਪਯੋ_ਹੈ। ੮੯੪। 


ਜਬ ਨੰਦ ਪਰਿਯੋ ਗਿਰ ਭੂਮਿ ਬਿਖੈ ਤਬ _ਯਾਹਿ _ਕਹਿਯੋ _ਜਦੁਬੀਰ ਅਏ। 
ਸੁਨਿ ਕੈ ਬਤੀਯਾ ਉਠਿ ਠਾਢ ਭਯੋ ਮਨ ਕੇ ਸਭ ਸੋਕ ਪਰਾਇ ਗਏ। 


੧. 


“ਇਤਿ _ਧਨਖ _ਸੀਖ _ਗੁਰ ਕੋ ਪੁਤ ਲਿਆਇ ਦੀਏ _ਸਮਾਪਤ” 


ਕ੍ਰਿਸਨਾਵਤਾਰ ੩0੩ 


ਮਾਰਿਆ ਸੀ। ਤਦ ਸ੍ਰੀ ਕ੍ਰਿਸ਼ਨ ਆਨੰਦਿਤ ਹੋ ਕੇ ਸੂਰਜ ਦੇ ਪੁੱਤਰ _(ਯਮਰਾਜ) _ਦੇ ਨਗਰ 
। ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਉਹ (ਯਮਰਾਜ) (ਉਨ੍ਹਾਂ ਦੇ) ਪੈਰੀਂ ਪਿਆ ਅਤੇ ਮਨ 


੨ 4 


ਗਏ 
ਸਾਰੇ _ਸੋਗ _ਦੂਰ _ਕਰ _ਦਿੱਤੇ।੮੮੯। 

ਸੂਰਜ _ਦੇ ਪੁੱਤਰ (ਯਮਰਾਜ) ਦੇ ਮੰਡਲ (ਸਥਾਨ) ਵਿਚ ਕ੍ਰਿਸ਼ਨ ਨੇ ਉੱਚੀ ਆਵਾਜ਼ 
ਤੋਂ ਕਿਹਾ--ਕਿਤੇ ਮੇਰੇ ਗੁਰੂ ਦੇ ਪੁੱਤਰ ਇਥੇ ਤਾਂ ਨਹੀਂ? ਇਸ ਤਰ੍ਹਾਂ ਉਨ੍ਹਾਂ _ਨੇ 
ਵੇਲੇ _ਯਮ ਨੂੰ _ਕਿਹਾ। (ਅਗੋਂ) _ਯਮਰਾਜ _ਨੇ _ਇਸ ਪ੍ਰਕਾਰ _ਕਿਹਾ--ਯਮਲੋਕ ਵਿਚੋਂ 
ਦੇਵਤਿਆਂ ਦੀ _ ਆਗਿਆ _ਨਾਲ ਵੀ (ਕੋਈ) _ਪਰਤ ਨਹੀਂ _ਸਕਦਾ। ਤਦ _ਹੀ_ ਕ੍ਰਿਸ਼ਨ ਨੇ 
ਕਿਹਾ--ਵਿਦਵਾਨ ਬ੍ਰਾਹਮਣ _ਦੇ ਪੁੱਤਰ _ਦੇ ਦਿਓ, ਇਨਕਾਰ _ਨ _ਕਰੋ।੮੯0। 

ਯਮਰਾਜ ਨੇ _ਉਸ ਵੇਲੇ ਸ੍ਰੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ, ਉਨ੍ਹਾਂ (ਪੁੱਤਰਾਂ) 
ਨੂੰ ਆਣ ਕੇ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਪਾ ਦਿੱਤਾ। ਉਨ੍ਹਾਂ ਨੂੰ ਲੈ ਕੇ ਕ੍ਰਿਸ਼ਨ ਚਲ ਪਏ 
ਅਤੇ ਆਪਣੇ _ਮਨ ਵਿਚ _ਬਹੁਤ ਸੁਖ ਪ੍ਰਾਪਤ _ਕੀਤਾ। ਉਨ੍ਹਾਂ ਨੂੰ ਲਿਆ ਕੇ _ਸੰਗਦੇ ਹੋਇਆਂ 
ਗੁਰੂ _(ਸੰਦੀਪਨ) ਦੇ ਪੈਰਾਂ ਉਤੇ ਸਿਰ _ਝੁਕਾਇਆ। _ਕਵੀ ਸ਼ਿਆਮ ਕਹਿੰਦੇ ਹਨ, _ਉਸ ਵੇਲੇ 
ਗੁਰੂ ਤੋਂ ਵਿਦਾ ਹੋ ਕੇ (ਸ੍ਰੀ ਕ੍ਰਿਸ਼ਨ) ਆਪਣੇ ਨਗਰ _ਵਿਚ ਆ _ਗਏ।੮੯੧। 
ਦੰਹਰਾ 

(ਫਿਰ) ਬਹੁਤ ਆਨੰਦ ਵਧਾ ਕੇ (ਸ੍ਰੀ ਕ੍ਰਿਸ਼ਨ) ਪਰਿਵਾਰ ਨੂੰ ਆ ਕੇ ਮਿਲੇ। ਉਸ 
(ਸੰਦੀਪਨ) ਨੂੰ ਸੁਖ _ਮਿਲਿਆ _ਅਤੇ _(ਉਸ ਦੀ) ਚਿੰਤਾ ਦੂਰ ਹੋ _ਗਈ। _ (ਅਰਥਾਂਤਰ 
ਪਰਿਵਾਰ _ਵਾਲਿਆਂ ਨੂੰ ਸੁਖ _ਮਿਲਿਆ ਅਤੇ ਉਨ੍ਹਾਂ _ਦੀ ਚਿੰਤਾ _ਖ਼ਤਮ _ਹੋ__ਗਈ)।੮੯੨। 

/ਏਥੋਂ ਸ਼ਲ੍ੜ /ਵਾਂਟਆ ,ਨਥ ਲੈਣ %ਤੇ ਸੰਦੰਘਨ ਦੇ ਪੁੱਤਰ /ਨਆ ਏੋਣ ਅਤੇ 
/ਵੇਟਾ ਹਂ ਕੇ ਘਨ ਆ ਜਾਣ ਦਾ ਆਨਆ/ਏ ਸਪਤ 
ਹੁਣ ਊਧੋ ਨੂੰ ਬ੍ਰਜ ਵਿਚ ਭੇਜਣ ਦਾ ਕਥਨ 

੭ਾਵੀਯਾ 

(ਇਕ ਦਿਨ) ਸੌਂਦਿਆਂ ਹੀ (ਸਹੀ ਕ੍ਰਿਸ਼ਨ ਨੇ) ਚਿੰਤਾ ਕੀਤੀ ਕਿ _ਬੁਜ-ਵਾਸੀਆਂ ਤੋਂ 
(ਹਾਲ _ਚਾਲ _ਜਾਣਨ ਦਾ) ਇਹ ਕਾਰਜ _ਕਰਨਾ ਚਾਹੀਦਾ _ਹੈ। _ਸਵੇਰ ਹੁੰਦਿਆਂ ਹੀ ਊਧਵ 
ਨੂੰ ਬੁਲਾ ਕੇ (ਗੋਕਲ) ਭੇਜ ਦਿੱਤਾ ਅਤੇ ਕਿਹਾ ਕਿ ਉਥੇ ਜਾਓ ਅਤੇ ਗੋਪੀਆਂ ਨੂੰ ਧੀਰਜ 
ਦਿਓ ਅਤੇ ਮੇਰੀ ਧਰਮ _ਮਾਤਾ ਨੂੰ ਵੀ _ਸੈਤੋਖ _ਕਰਾਓ। _ਇਸ ਤੋਂ ਚੇਗੀ ਗੱਲ ਹੋਰ ਕੋਈ 
ਨਹੀਂ ਕਿ ਮੋਹ ਅਤੇ ਵਿਵੇਕ ਨੂੰ (ਆਪਸ _ਵਿਚ) _ਝਗੜਾਈਏ (ਅਰਥਾਤ ਮੋਹ ਦੇ ਪ੍ਰਭਾਵ 
ਨੂੰ ਵਿਵੇਕ _ਨਾਲ _ ਖ਼ਤਮ _ ਕਰ _ਦੇਈਏ)।੮੯੩। 

ਸਵੇਰ ਹੁੰਦਿਆਂ ਹੀ ਊਧਵ ਨੂੰ ਬੁਲਾ ਕੇ ਬੂਜ-ਭੂਮੀ ਨੂੰ ਭੇਜ ਦਿੱਤਾ ਹੈ। _ਉਹ ਚਲ 


ਕੇ ਨੰਦ ਦੇ ਘਰ ਗਿਆ ਅਤੇ ਸ਼ੋਕ ਤੋਂ ਅਸ਼ੋਕ ਦੀਆਂ ਗੱਲਾਂ ਕਹਿਣ ਲਗਾ ਹੈ। (ਉੱਤਰ 
ਵਿਚ) ਨੰਦ ਨੇ _ਊਧਵ ਨੂੰ ਕਿਹਾ--ਕੀ ਮੈਨੂੰ ਕਦੇ ਸ੍ਰੀ ਕ੍ਰਿਸ਼ਨ ਨੇ _ਯਾਦ ਕੀਤਾ _ਹੈ। ਇਸ 
ਤਰ੍ਹਾਂ ਕਹਿ ਕੇ ਸ਼ਿਆਮ ਦੀ _ਯਾਦ ਕਰਦਿਆਂ _ਉਹ (ਨੰਦ) ਧਰਤੀ ਉਤੇ _ਮੂਰਛਿਤ ਹੋ ਕੇ 
ਡਿਗ _ਪਿਆ।੮੯੪। 

ਜਦ ਨੰਦ _(ਬੇਸੁਧ ਹੋ ਕੇ) ਧਰਤੀ ਉਤੇ ਡਿਗ ਪਿਆ, ਤਦ ਉਸ (ਊਧਵ)ਨੇ ਕਿਹਾ 
ਕਿ ਕ੍ਰਿਸ਼ਨ ਆ ਗਏ ਹਨ। (ਇਹ) ਗੱਲ ਸੁਣ ਕੇ (ਨੰਦ) ਉਠ ਕੇ ਖੜਾ ਹੋ ਗਿਆ ਅਤੇ 
ਮਨ ਦੇ ਸਾਰੇ ਗ਼ਮ ਦੂਰ ਹੋ ਗਏ। (ਜਦ) ਉਠ ਕੇ ਅਤੇ ਸਾਵਧਾਨ ਹੋ ਕੇ (ਨੰਦ ਨੇ ਕ੍ਰਿਸ਼ਨ 


੩0੪ 


ਸੀ _ਦਸਮ-ਗ੍ਰੰਥ _ਸਾਹਿਬ 


ਉਠ ਕੈ ਸੁਧਿ ਸੋ ਇਹ ਭਾਤਿ ਕਹਿਯੋ ਹਮ ਜਾਨਤ ਉਧਵ ਪੇਚ ਕਏ। 
ਤਜ ਕੈ ਬ੍ਰਿਜ ਕੋ ਪੁਰ ਬੀਚ ਗਏ ਫਿਰਿ ਕੈ ਬ੍ਰਿਜ ਮੈ ਨਹੀ ਸ੍ਯਾਮ ਅਏ। ੮੯੫। 


ਸ੍ਯਾਮ ਗਏ ਤਜਿ ਕੈ ਬ੍ਰਿਜ ਕੋ ਬ੍ਰਿਜ ਲੋਗਨ ਕੋ ਅਤਿ ਹੀ ਦੁਖੁ ਦੀਨੋ। 
ਉਧਵ ਬਾਤ ਸੁਨੋ ਹਮਰੀ ਤਿਹ ਕੈ ਬਿਨੁ ਭਯੋ ਹਮਰੋ ਪੁਰ ਹੀਨੋ। 

ਦੈ ਬਿਧਿ ਨੈ ਹਮਰੇ ਗ੍ਰਿਹ ਬਾਲਕ ਪਾਪ ਬਿਨਾ ਹਮ ਤੇ ਫਿਰਿ ਛੀਨੋ। 

ਯੌ ਕਹਿ ਸੀਸ ਝੁਕਾਇ ਰਹਿਯੋ ਬਹੁ ਸੋਕ ਬਢਿਯੋ ਅਤਿ ਰੋਦਨ ਕੀਨੋ। ੮੯੬। 


ਕਹਿ ਕੈ ਇਹ ਬਾਤ ਪਰਿਯੋ ਧਰਿ ਪੈ ਉਠਿ ਫੇਰਿ ਕਹਿਯੋ ਸੰਗ ਉਊਧਵ ਇਉ। 
ਤਜਿ ਕੈ ਬ੍ਰਿਜ ਸ੍ਯਾਮ ਗਏ ਮਥੁਰਾ ਹਮ ਸੰਗ ਕਹੋ _ਕਬ ਕਾਰਨਿ ਕਿਉ। 
ਤੁਮਰੇ ਅਬ ਪਾਇ ਲਗੋ ਉਠ ਕੈ ਸੁ ਭਈ ਬਿਰਥਾ ਸੁ ਕਹੋ ਸਭ ਜਿਉ। 

ਤਿਹ ਤੇ ਨਹੀ ਲੇਤ ਕਛੂ ਸੁਧਿ ਹੈ ਮੁਹਿ ਪਾਪਿ ਪਛਾਨਿ ਕਛੂ ਰਿਸ ਸਿਉ। ੮੯੭। 


ਸੁਨਿ ਕੈ ਤਿਨ ਊਧਵ ਯੌ ਬਤੀਯਾ ਇਹ _ਭਾਤਨਿ ਸਿਉ ਤਿਹ ਉਤਰ ਦੀਨੋ। 
ਥੋ ਸੁਤ ਸੋ ਬਸੁਦੇਵਹਿ ਕੋ ਤੁਮ ਤੇ ਸਭ ਪੈ ਪਭ ਜੂ ਨਹੀ ਛੀਨੋ। 

ਸੁਨਿ ਕੈ ਪੁਰਿ ਕੋ ਪਤਿ ਯੌ ਬਤੀਯਾ ਕਬਿ ਸ੍ਯਾਮ ਉਸਾਸ ਕਹੈ ਤਿਨ ਲੀਨੋ। 
ਧੀਰ ਗਯੋ _ਛੁਟਿ ਰੋਵਤ ਭਯੋ ਇਨ ਹੂੰ ਤਿਹ ਦੇਖਤ ਰੋਦਨ ਕੀਨੋ। ੮੯੮। 


ਹਠਿ ਊਧਵ ਕੈ ਇਹ ਭਾਤਿ ਕਹਿਯੋ ਪੁਰ ਕੇ ਪਤਿ ਸੋ ਕਛੁ ਸੋਕ ਨ ਕੀਜੈ। 
ਸ੍ਯਾਮ ਕਹੀ ਮੁਹਿ ਜੋ _ਬਤੀਯਾ ਤਿਹ ਕੀ ਬਿਰਥਾ ਸਭ ਹੀ ਸੁਨਿ ਲੀਜੈ। 
ਜਾ ਕੀ ਕਥਾ ਸੁਨਿ ਹੋਤ ਖੁਸੀ ਮਨ ਦੇਖਤ ਹੀ ਜਿਸ ਕੋ ਮੁਖ ਜੀਜੈ। 
ਵਾਹਿ ਕਹਿਯੋ ਨਹਿ ਚਿੰਤ ਕਰੋ ਨ ਕਛੁ ਇਹ ਤੇ ਤੁਮਰੋਂ ਫੁਨਿ ਛੀਜੈ। ੮੯੯। 


ਸੁਨਿ ਕੈ ਇਮ ਊਧਵ ਤੇ ਬਤੀਯਾ ਫਿਰਿ ਊਧਵ ਕੋ ਸੋਊ ਪੂਛਨ ਲਾਗਿਯੋ। 
ਕਾਨ੍ਹ _ਕਥਾ ਸੁਨਿ ਚਿਤ ਕੇ ਬੀਚ ਹੁਲਾਸ ਬਢਿਓ ਸਭ ਹੀ ਦੁਖ ਭਾਗਿਯੋ। 
ਅਉਰ ਦਈ ਸਭ _ਛੋਰਿ ਕਥਾ ਹਰਿ ਬਾਤ ਸੁਨੈਬੇ ਬਿਖੈ ਅਨੁਰਾਗਿਯੋ। 


ਧ੍ਯਾਨ _ਲਗਾਵਤ ਜਿਉ ਜੁਗੀਯਾ ਇਹ ਤਿਉ ਹਰਿ ਧ੍ਯਾਨ ਕੇ ਭੀਤਰ _ਪਾਗਿਯੋ। ੯00। 


ਯੌ ਕਹਿ ਊਧਵ ਜਾਤ ਭਯੋ ਬ੍ਰਿਜ ਮੈ ਜਹ ਗ੍ਰਾਰਨਿ ਕੀ ਸੁਧਿ ਪਾਈ। 
ਮਾਨਹੁ ਸੋਕ ਕੋ ਧਾਮ ਹੁਤੋ ਦੂਮ ਠਉਰ ਰਹੇ ਸੁ ਤਹਾ ਮੁਰਝਾਈ। 
ਮੋਨ ਰਹੀ ਗ੍ਰਿਹ ਬੈਠਿ ਤ੍ਰੀਯਾ ਮਨੋ ਯੌ ਉਪਜੀ ਇਹ ਤੇ ਦੁਚਿਤਾਈ। 


ਸ੍ਯਾਮ ਸੁਨੇ ਤੇ ਪੁਸੰਨ੍ਯ ਭਈ ਨਹਿ ਆਇ ਸੁਨੇ ਫਿਰਿ ਭੀ ਦੁਖਦਾਈ। ੯0੧। 


ਕ੍ਰਿਸਨਾਵਤਾਰ ੩0੫ 


ਹੈ। ਬੂਜ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ (ਮਥੁਰਾ) ਨਗਰ _ਵਿਚ _(ਚਲੇ) _ਗਏ _ਹਨ 


ਆਰ 


ਮੁੜ ਕੇ ਬੁਜ ਵਿਚ ਨਹੀਂ ਆਏ _ਹਨ।੮੯੫। 


ਰੀ > 


ਸ੍ਰੀ ਕ੍ਰਿਸ਼ਨ ਬੂਜ ਨੂੰ ਤਿਆਗ ਕੇ (ਚਲੇ) ਗਏ ਹਨ ਅਤੇ ਬੂਜ-ਵਾਸੀਆਂ ਨੂੰ ਬਹੁਤ 
ਦੁਖ ਦਿੱਤਾ ਹੈ। ਹੇ _ਉਧਵ! ਮੇਰੀ ਗੱਲ ਸੁਣੋਂ, ਉਸ ਤੋਂ ਬਿਨਾ _ਸਾਡਾ ਨਗਰ _ਸਖਣਾ 
ਹੋ ਗਿਆ ਹੈ। ਸਾਡੇ ਘਰ _ਵਿਧਾਤਾ ਨੇ ਬਾਲਕ ਦੇ ਕੇ, ਬਿਨਾ ਕਿਸੇ ਪਾਪ ਕੀਤੇ 
ਤੋਂ ਫਿਰ ਖੋਹ ਲਿਆ ਹੈ। ਇਸ ਤਰ੍ਹਾਂ ਕਹਿ ਕੇ (ਉਸ ਨੇ) ਸਿਰ ਨਿਵਾ ਲਿਆ 


ਲਿਆ _ ਅਤੇ _ ਬਹੁਤ _ਰੋਇਆ।੮੯੬। 
ਉਤੇ _ਡਿਗ _ਪਿਆ (ਅਤੇ ਹੋਸ਼ _ਪਰਤਣ ਤੇ) 


ਕੰ 


ਹੈ ਜੂੰ ਨ 
9] ਕੈ ਰਿ 
॥੨੧ ਕੈ 


ਸਾਰ 
ਇਸ ਤਰ੍ਹਾਂ ਦੀ ਗੱਲ ਸੁਣ ਕੇ, ਇਸ ਪ੍ਰਕਾਰ ਉਸ (ਨੰਦ) ਨੇ ਉੱਤਰ 
ਦਿੱਤਾ। ਉਹ _ਬਸੁਦੇਵ ਦੇ ਪੁੱਤਰ ਸਨ, ਤੁਹਾਡੇ ਤੋਂ ਅਤੇ ਸਾਰਿਆਂ ਕੋਲੋਂ ਵਿਧਾਤਾ ਨੇ ਖੋਹਿਆ 
ਤਾਂ ਨਹੀਂ ਹੈ। ਕਵੀ ਸ਼ਿਆਮ ਕਹਿੰਦੇ ਹਨ, _ਊਧਵ ਪਾਸੋਂ ਇਹ ਗੱਲ ਸੁਣ ਕੇ ਨੰਦ ('ਪੁਰਿ 
ਕੇ ਪਤਿ”) ਨੇ ਹੌਕਾ ਲਿਆ। (ਉਸ ਦਾ) ਧੀਰਜ ਖਤਮ ਹੋ ਗਿਆ ਅਤੇ ਰੋਣ ਲਗ ਗਿਆ, 
ਉਸ (ਨੂੰ ਰੋਂਦਿਆਂ ਵੇਖ ਕੇ ਇਸ ਨੇ ਵੀ) ਰੋਣਾ ਸ਼ੁਰੂ ਕਰ ਦਿੱਤਾ।੮੯੮। 

ਕਰ ਕੇ ਉਊਧਵ ਨੇ (ਨੰਦ ਨੂੰ) ਇਸ ਤਰ੍ਹਾਂ ਕਿਹਾ ਕਿ ਜ਼ਰਾ ਜਿੰਨਾ ਵੀ ਗ਼ਮ 
ਨ ਕਰੋ। ਸੀ ਕ੍ਰਿਸ਼ਨ ਨੇ ਮੂੰਹੋਂ ਜੋ ਗੱਲ ਕਹੀ ਹੈ, ਉਸ _ਦੀ ਸਾਰੀ ਬਿਰਥਾ ਸੁਣ _ਲਵੋ। 


= 


ਜਿਸ ਦੀ ਕਥਾ ਸੁਣ ਕੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਅਤੇ ਜਿਸ ਦੇ ਮੁਖ ਨੂੰ ਵੇਖ ਕੇ ਜੀਵਿਆ 
ਜਾਂਦਾ ਹੈ। ਉਸੇ ਨੇ ਕਿਹਾ ਹੈ ਕਿ ਚਿੰਤਾ ਨ ਕਰੋ, ਇਸ ਨਾਲ ਤੁਹਾਡਾ ਕੁਝ _ਹਰਜਾ ਨਹੀਂ 
ਹੇਂਵੋਗਾ।੮੯੯। 

ਊਧਵ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ, ਫਿਰ ਊਧਵ ਤੋਂ _ਉਹ ਪੁਛਣ ਲਗਿਆ। 
ਕ੍ਰਿਸ਼ਨ ਦੀ ਕਥਾ ਸੁਣ ਕੇ (ਉਸ ਦੇ) ਚਿਤ ਵਿਚ ਹੁਲਾਸ ਵਧ ਗਿਆ ਅਤੇ ਸਾਰੇ ਹੀ 
ਦੁਖ ਭਜ _ਗਏ। ਹੋਰ ਸਾਰੀ ਕਥਾ _(ਗੌਲ) ਛਡ ਦਿੱਤੀ, (ਕੇਵਲ) ਕ੍ਰਿਸ਼ਨ ਦੀ _ਗੌਲ ਸੁਣਨ 
ਵਿਚ ਮਗਨ ਹੋ _ਗਿਆ। ਜਿਸ ਤਰ੍ਹਾਂ ਜੋਗੀ ਧਿਆਨ ਲਗਾਉਂਦਾ ਹੈ, ਉਸੇ ਤਰ੍ਹਾਂ ਇਹ ਕ੍ਰਿਸ਼ਨ 
ਦੇ ਧਿਆਨ ਵਿਚ ਭਿਜ ਗਿਆ।੯00। 

ਇਸ ਤਰ੍ਹਾਂ ਕਹਿ ਕੇ (ਅਰਥਾਤ _ਸੰਦੇਸ਼ ਦੇ ਕੇ) ਊਧਵ ਬ੍ਰਜ _ਵਿਚ ਚਲਾ ਗਿਆ 
ਅਤੇ ਉਥੇ (ਜਾ ਕੇ) ਗੋਪੀਆਂ ਦੀ ਖਬਰ ਸਾਰ ਲਈ। (ਇੰਜ ਪੂਤੀਤ ਹੁੰਦਾ ਹੈ) ਮਾਨੋ (ਉਥੇ) 
ਸੋਗ ਦਾ ਘਰ ਬਣਿਆ ਹੋਇਆ ਹੋਵੇ (ਕਿਉਂਕਿ) ਉਸ ਥਾਂ ਦੇ ਬ੍ਰਿਛ ਵੀ ਮੁਰਝਾ ਰਹੇ _ਹਨ। 
ਗੋਪੀਆਂ ਮੋਨ ਹੋਕੇ ਘਰਾਂ ਵਿਚ ਬੈਠ _ਰਹੀਆਂ ਹਨ, ਮਾਨੋ (ਇਸ ਦੇ ਆਉਣ ਨਾਲ ਉਨ੍ਹਾਂ 
ਦੇ ਮਨ ਵਿਚ) ਇਸ ਤਰ੍ਹਾਂ ਦੀ ਦੁਚਿੱਤੀ ਪੈਦਾ ਹੋ ਗਈ ਹੈ। (ਕਾਰਨ ਇਹ ਹੈ ਕਿ) ਕ੍ਰਿਸ਼ਨ 
(ਦਾ ਨਾਂ) ਸੁਣ ਕੇ ਖੁਸ਼ ਹੋਈਆਂ ਹਨ ਅਤੇ ਨ ਆਇਆ ਸੁਣ ਕੇ ਫਿਰ ਦੁਖੀ ਹੋ ਗਈਆਂ 
ਹਨ।੯0੧। 


3 ॥ 


੩ 0੬ 


ਸੀ _ਦਸਮ-ਗ੍ਰੰਥ _ਸਾਹਿਬ 


ਸਣ ਛਾਲ 

ਨਵੀਸਾ 
ਊਧਵ ਗ੍ਰਾਰਨਿ ਸੋ ਇਹ ਭਾਤਿ ਕਹਿਯੋ ਹਰਿ ਕੀ ਬਤੀਯਾ ਸੁਨਿ ਲੀਜੈ। 
ਮਾਰਗ _ਜਾਹਿ _ਕਹਿਯੋ _ਚਲੀਯੈ ਜੋਊ ਕਾਜ _ਕਹਿਯੋ ਸੋਊ ਕਾਰਜ _ਕੀਜੈ। 
ਜਿਹ ਲਿਪੀ ਹੀ ਸਹਿ ਪੀ ਹੀ 
ਤਾਹੀ ਕੀ ਓਰਿ ਰਹੋ ਲਿਵ ਲਾਇ ਰੀ ਯਾ ਤੇ ਕਛੂ ਤੁਮਰੋ ਨਹੀ ਖੀਜੈ। ੯0੨। 


ਕਾਨ ਛਾਲ 

ਹਾਵੀਯਾਂ 
ਸੁਨਿ ਊਧਵ ਤੇ ਬਿਧਿ ਯਾ ਬਤੀਯਾ ਤਿਨ ਊਧਵ ਕੋ ਇਮ ਉਤਰੁ ਦੀਨੋ। 
ਜਾ ਸੁਨਿ ਬ੍ਯੋਗ ਹੁਲਾਸ ਘਟੈ ਜਿਹ ਕੋ ਸੁਨਿਏ ਦੁਖ ਹੋਵਤ ਜੀ_ਨੌ। 
ਤ੍ਯਾਗਿ ਗਏ ਤੁਮ ਹੋ ਹਮ ਕੋ ਹਮਰੋ ਤੁਮਰੇ ਰਸ ਮੈ ਮਨੁ ਭੀਨੋ। 
ਯੌ _ਕਹਿਯੋ ਤਾ ਸੰਗ ਯੋ _ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਦੀਨੋ। ੯0੩॥। 


ਫਿਰ ਕੈ ਸੈਗਿ ਉਊਧਵ ਕੇ ਬ੍ਰਿਜ ਭਾਮਨਿ ਸ੍ਯਾਮ ਕਹੈ ਇਹ _ਭਾਤਿ ਉਚਾਰਿਯੋ। 
ਤ੍ਯਾਗਿ ਗਏ ਨ ਲਈ ਸੁਧਿ ਹੈ ਰਸ ਸੋ ਹਮਰੋ ਮਨੂਆ ਤੁਮ ਜਾਰਿਯੋ। 

ਇਉ ਕਹਿ ਕੈ ਪੁਨਿ ਐਸੇ ਕਹਿਯੋ ਤਿਹ ਕੋ ਸੁ ਕਿਧੌ ਕਬਿ ਯੌ ਜਸੁ ਸਾਰਿਯੋ। 
ਊਧਵ ਸ੍ਯਾਮ ਸੋ_ਯੌ _ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਡਾਰਿਯੋ। ੯0੪। 


ਫੇਰਿ ਕਹਿਯੋ ਇਮ ਊਧਵ ਸੋ ਜਬ ਹੀ ਸਭ ਹੀ ਹਰਿ ਕੇ ਰਸ ਭੀਨੀ। 
ਜੋ ਤਿਨ ਸੋ ਕਹਿਯੋ ਊਧਵ ਇਉ ਤਿਨ ਊਧਵ ਸੋ ਬਿਨਤੀ ਇਹ ਕੀਨੀ। 


ਉਸ ਚਰ 


ਜਉ ਹਰਿ ਜੂ ਬ੍ਰਿਜ ਨਾਰਿ ਤਜੀ ਬ੍ਰਿਜ ਨਾਰਿਨ ਭੀ ਬ੍ਰਿਜਨਾਥ ਤਿਆਗਿਯੋ। _੯0੬। 


ਕ੍ਰਿਸਨਾਵਤਾਰ ੩0੭ 


ਉਧਵ _ਨੇ _ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਕ੍ਰਿਸ਼ਨ ਦੀ ਗੱਲ ਸੁਣ ਲਵੋ। ਜੋ 

ਮਾਰਗ (ਸ੍ਰੀ ਕ੍ਰਿਸ਼ਨ ਨੇ) ਕਿਹਾ ਹੈ, ਉਸੇ ਉਤੇ ਚਲੋ ਅਤੇ ਜੋ ਕੰਮ (ਉਸੇ ਨੇ) ਕਿਹਾ ਹੈ, 
ਜਾਓ, _ਇਸ ਤਰ੍ਹਾਂ ` ਤੁਹਾਨੂੰ (ਕ੍ਰਿਸ਼ਨ ਨੇ) 

ਕਿਹਾ ਹੈ, _ਓਹੀ _ਕਰੋ। _ਅੜੀਓ! ਉਸੇ _ਵਲ ਧਿਆਨ ਲਗਾਈ ਰਖੋ, _ਇਸ _ਨਾਲ _ਤੁਹਾਡਾ 

ਕੁਝ ਵੀ ਨਹੀਂ ਘਟਣਾ।੯0੨। 

ਨੱਪ _ਨੇ _/ਕੈਹਾ-- 

ਮਾਵੀਯ” 

ਉਧਵ ਤੋਂ ਇਸ ਢੰਗ ਦੀ ਗੱਲ ਸੁਣ ਕੇ, ਉਨ੍ਹਾਂ ਨੇ ਉਧਵ ਨੂੰ ਇਸ ਪ੍ਰਕਾਰ 


ਹੈ 
ਕਰ 
ਗੰ 
ਹੈ 
ਨ 
ਹੂ 


੫ 


ਜਵਾਬ 
ਦਿੱਤਾ। ਜਿਸ (ਦਾ ਨਾਂ) ਸੁਣ ਕੇ ਵਿਯੋਗ (ਹੋ ਜਾਵੇ ਅਤੇ) ਹੁਲਾਸ ਘਟ ਜਾਵੇ ਅਤੇ ਜਿਸ 
ਦੇ (ਨਾਂ ਨੰ) ਸੁਣਨ ਨਾਲ ਹਿਰਦੇ ਵਿਚ ਦੁਖ ਹੋਵੇ। ਤੁਸੀਂ ਸਾਨੂੰ _ਤਿਆਗ ਗਏ ਹੋ, (ਪਰ) 
ਸਾਡਾ _ਮਨ_ਤਾਂ ਤੁਹਾਡੇ (ਪ੍ਰੇਮ) ਰਸ ਵਿਚ _ਭਿਜਿਆ ਹੋਇਆ ਹੈ। (ਜਿਸ ਨੇ) ਇਸ 
ਕਿਹਾ ਸੀ, ਉਸ ਨੂੰ ਇਸ ਤਰ੍ਹਾਂ ਕਹਿਣਾ--ਹੇ ਕ੍ਰਿਸ਼ਨ ਜੀ! ਤੁਸੀਂ ਪ੍ਰੇਮ ਨੂੰ ਵਿਦਾ ਕਰ 
ਹੰ।੯0੩। 

(ਕਵੀ) ਸ਼ਿਆਮ ਕਹਿੰਦੇ ਹਨ, ਫਿਰ _ਗੋਪੀਆਂ ਨੇ _ਊਧਵ ਨਾਲ 
ਕਹੇ। (ਜਿਸ ਦਿਨ ਦੇ) ਤਿਆਗ ਕੇ ਗਏ ਹੋ, (ਫਿਰ) ਕੋਈ ਸੁਧ ਨਹੀਂ 
(ਪਰੇਮ) ਰਸ ਨਾਲ ਤੁਸੀਂ ਸਾਡਾ ਮਨ ਸਾੜ ਦਿੱਤਾ ਹੈ। ਇਸ ਤਰ੍ਹਾਂ ਕਹਿ ਕੇ ਫਿਰ ਗੋਪੀਆਂ 
ਨੇ ਇਸ ਪ੍ਰਕਾਰ ਕਿਹਾ, (ਅਤੇ) ਉਸ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਨਿਭਾਇਆ ਹੈ। 
ਹੇ ਊਧਵ! ਸ਼ਿਆਮ ਨੂੰ ਇਸ ਤਰ੍ਹਾਂ ਕਹਿਣਾ ਕਿ ਕ੍ਰਿਸ਼ਨ ਜੀ! ਤੁਸੀਂ ਪ੍ਰੇਮ ਨੂੰ ਵਿਦਾ ਕਰ 
ਦਿੱਤਾ ਹੈ।੯0੪। 

ਜਦੋਂ ਸਾਰੀਆਂ ਹੀ ਸ੍ਰੀ ਕ੍ਰਿਸ਼ਨ ਦੇ (ਪ੍ਰੇਮ) ਰਸ ਵਿਚ _ਭਿਜ ਗਈਆਂ (ਤਾਂ) ਫਿਰ 
ਊਧਵ ਨੂੰ ਇਸ ਤਰ੍ਹਾਂ ਕਿਹਾ। ਜੋ ਉਸ ਨੇ ਊਧਵ ਨਾਲ ਇਸ ਪੁਕਾਰ ਕਿਹਾ ਸੀ, ਉਨ੍ਹਾਂ ਨੇ 
ਊਧਵ ਨਾਲ ਇਸ ਤਰ੍ਹਾਂ ਦੀ ਬੇਨਤੀ ਕਰ ਦਿੱਤੀ। ਜਿਨ੍ਹਾਂ _(ਗੋਪੀਆਂ) ਦੇ ਸ਼ਰੀਰ ਸੋਨੇ ਵਰਗੇ 
ਜਨੋ “ਤੇ, 'ਐੀ: “ਸਰੀ, ਵਿਚ ਪੀ ਨੰਜਦੀਉ- 1 ਇਹ (ਉਨ੍ਹਾਂ ਨੇ _ਕਿਹਾ--) ਊਧਵ 
ਜੀ! ਕ੍ਰਿਸ਼ਨ ਸਾਨੂੰ ਛਡ ਕੇ ਚਲੇ ਗਏ ਹਨ ਅਤੇ ਤੇਰੇ ਤੋਂ ਸਿਵਾ (ਹੋਰ ਸਾਡੀ) ਕੁਝ ਵੀ ਸੁਧ 
ਲਈ _ਹੈ।੯0੫। 


ਇਕ (ਗੋਪੀ) ਅਤਿ ਦੁਖੀ ਹੋਕੇ ਕਹਿੰਦੀ ਹੈ ਅਤੇ ਇਕ ਕ੍ਰੋਧਵਾਨ ਹੋ ਕਹਿੰਦੀ 
ਨੂੰ 


ਕੇ 
ਹੈ ਜਿਨ੍ਹਾਂ ਤੋਂ (ਕ੍ਰਿਸ਼ਨ ਦਾ) ਪ੍ਰੇਮ ਚਲਾ ਗਿਆ ਹੈ। ਹੇ ਊਧਵ ਜੀ! ਜਿਸ ਨੂੰ ਵੇਖਣ ਲਈ 
ਸਾਡਾ ਮਨ ਬਹੁਤ ਹੀ _ਅਨੁਰਾਗੀ ਹੋ_ਰਿਹਾ ਹੈ, _ਉਹ _ਸਾਨੂੰ ਛਡ _ਕੇ ਨਗਰ _ਵਿਚ _ਚਲਾ 
ਗਿਆ ਹੈ ਅਤੇ ਨਗਰ ਵਾਸੀਆਂ ਦੇ (ਪ੍ਰੇਮ) ਰਸ ਵਿਚ ਮਗਨ ਹੋ ਗਿਆ ਹੈ। ਜੇ ਕ੍ਰਿਸ਼ਨ 
ਨੇ _ਗੋਪੀਆਂ ਛਡ ਦਿੱਤੀਆਂ ਹਨ (ਤਾਂ) ਬੂਜ _ਦੀਆਂ ਨਾਰੀਆਂ _(ਗੋਪੀਆਂ) ਨੇ ਵੀ ਕ੍ਰਿਸ਼ਨ 


02੧੨ ਤਰ 


ਤਿਆਗ ਦਿੱਤਾ _ਹੈ।੯0੬। 


੩0੮ 


ਸੀ _ਦਸਮ-ਗ੍ਰੰਥ _ਸਾਹਿਬ 


ਏਕਨ ਯੌ _ਕਹਿਯੋ _ਸ੍ਯਾਮ ਤਜਿਯੋ ਇਕ ਐਸੇ ਕਹੈ ਹਮ ਕਾਮ ਕਰੈਗੀ 

ਭੇਖ ਜਿਤੇ _ਕਹਿਯੋ ਜੋਗਿਨ ਕੇ ਤਿਤਨੇ ਹਮ ਆਪਨੇ ਅੰਗਿ ਡਰੈਗੀ 

ਏਕ ਕਹੈ ਹਮ ਜੈ ਹੈ ਤਹਾ ਇਕ ਐਸੇ ਕਹੈ ਗੁਨਿ ਹੀ ਉਚਰੈਗੀ 

ਏਕ ਕਹੈ ਹਮ ਖੈ ਮਰਿ ਹੈ ਬਿਖ ਇਕ ਯੌ ਕਹੈ ਧ੍ਯਾਨ ਹੀ ਬੀਚ ਮਰੈਗੀ। ੯0੭। 


ਇਧਵ ਕਾਜ ਗੋਮਿਨ ਮੱ 
੭ਵੀਯ” 
ਪਿਖਿ ਗ੍ਰਾਰਨਿ ਕੀ ਇਹ ਭਾਤਿ ਦਸਾ ਬਿਸਮੈ ਹੁਇ ਊਧਵ ਯੋ ਉਚਰੋ। 
ਹਮ ਜਾਨਤ ਹੈ ਤੁਮਰੀ ਹਰਿ ਸੋ ਬਲਿ ਪ੍ਰੀਤਿ ਘਨੀ ਇਹ ਕਾਮ ਕਕਰੋ। 
ਜੋਊ ਸ੍ਯਾਮ ਪਠਿਯੋ ਤੁਮ ਧੈ ਹਮ ਕੋ ਇਹ ਰਾਵਲ ਭੇਖਨ ਅੰਗਿ ਧਰੋ। 
ਤਜਿ ਕੈ ਗ੍ਰਿਹ ਕੇ ਪੁਨਿ ਕਾਜ ਸਭੈ ਸਖੀ ਮੋਰੇ ਹੀ ਧ੍ਯਾਨ ਕੇ ਬੀਚ ਅਰੋ। ੯0੮। 


ਗੋ&ਨ ਭਾਲ _ਉਧਵ ਮੱ 
ਹਵੀਯਾਂ 
ਏਕ ਸਮੈ ਬ੍ਰਿਜ ਕੁੰਜਨ ਮੈ ਮੁਹਿ ਕਾਨਨ ਸ੍ਯਾਮ ਤਟੰਕ ਧਰਾਏ 
ਕੰਚਨ ਕੇ ਬਹੁ _ਮੋਲ ਜਰੇ ਨਗ ਬੁਹਮ ਸਕੈ ਉਪਮਾ ਨ _ਗਨਾਏ। 
ਬਜੂ ਲਗੇ ਜਿਨ ਬੀਚ ਛਟਾ ਚਮਕੈ ਚਹੂੰ ਓਰਿ ਧਰਾ ਛਬਿ ਪਾਏ। 
ਤਉਨ ਸਮੈ ਹਰਿ ਵੈ ਦਏ ਊਧਵ ਦੈ ਅਬ ਰਾਵਲ ਭੇਖ ਪਠਾਏ। ੯0੯। 


ਏਕ ਕਹੈ ਹਮ ਜੋਗਨਿ ਹੂ ਹੈ ਕਹੈ ਇਕ ਸ੍ਯਾਮ ਕਹਿਯੋ ਹੀ ਕਰੈਗੀ। 
ਡਾਰਿ ਬਿਭੂਤਿ ਸਭੈ ਤਨ ਧੈ ਬਬਟੂਆ ਚਿਪੀਆ ਕਰ ਬੀਚ _ਧਰੈਗੀ। 

ਏਕ ਕਹੈ ਹਮ ਜਾਹਿ ਤਹਾ ਇਕ ਯੌ ਕਹੈ ਗ੍ਰਾਰਨਿ ਖਾਇ ਮਰੈਗੀ। 

ਏਕ ਕਹੈ ਬਿਰਹਾਗਨਿ ਕੋ _ਉਪਜਾਇ ਕੈ ਤਾਹੀ ਕੇ ਸੰਗ ਜਰੈਗੀ। ੯੧0। 


ਰਾਧੇ ਲਾਲ ਉਸਵ` ਮੱ 
ਯਵੀਯਾ 
ਪਰੇਮ ਛਕੀ ਅਪਨੇ ਮੁਖ ਤੇ ਇਹ ਭਾਤਿ ਕਹਿਯੋ ਬ੍ਰਿਖਭਾਨੁ ਕੀ ਜਾਈ। 
ਸ੍ਯਾਮ ਗਏ ਮਥੁਰਾ ਤਜਿ ਕੈ ਬ੍ਰਿਜ ਕੋ ਅਬ ਧੋ ਹਮਰੀ ਗਤਿ ਕਾਈ। 
ਦੇਖਤ ਹੀ ਪੂਰ ਕੀ ਤ੍ਰੀਯ ਕੋ ਸੁ ਛਕੇ ਤਿਨ ਕੇ ਰਸ ਮੈ ਜੀਯ ਆਈ। 
ਕਾਨ੍ਹ ਲਯੋ _ਕੁਬਜਾ ਬਸਿ ਕੈ _ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। _੯੧੧। 


ਕ੍ਰਿਸਨਾਵਤਾਰ ੩0੯ 


ਇਕਨਾਂ _(ਗੋਪੀਆਂ) ਨੇ _ਇਸ ਤਰ੍ਹਾਂ ਕਿਹਾ ਕਿ ਸ਼ਿਆਮ ਨੇ ਸਾਨੂੰ ਛਡ ਦਿੱਤਾ ਹੈ 
ਅਤੇ _ਇਕਨਾਂ ਨੇ ਇਸ ਤਰ੍ਹਾਂ ਕਿਹਾ ਕਿ ਅਸੀਂ (ਵੀ ਓਹੀ) ਕੰਮ ਕਰਾਂ _ਗੀਆਂ। _ਜੋਗਣਾਂ 
ਦਾ ਜਿਤਨਾ ਭੇਸ ਕਿਹਾ ਜਾਂਦਾ ਹੈ, _ਉਤਨਾ ਹੀ ਅਸੀਂ ਆਪਣੇ ਸ਼ਰੀਰ _ਉਤੇ _ਧਾਰਨ ਕਰ 


ਗੋਪੀਆਂ ਦੀ ਇਸ ਪ੍ਰਕਾਰ _ਦੀ ਹਾਲਤ ਵੇਖ ਕੇ, (ਊਧਵ ਨੇ) ਵਿਸਮਾਦ ਵਿਚ ਹੋ 
ਕੇ ਇਸ ਤਰ੍ਹਾਂ ਕਿਹਾ। ਮੈਂ ਜਾਣਦਾ ਹਾਂ ਕਿ ਸ੍ਰੀ ਕ੍ਰਿਸ਼ਨ ਨਾਲ ਤੁਹਾਡੀ ਬਹੁਤ _ਨਿਘੀ ਪ੍ਰੀਤ 
ਹੈ, (ਪਰ ਤੁਹਾਡੇ ਤੋਂ) ਕੁਰਬਾਨ ਜਾਵਾਂ, ਇਹ ਕੰਮ ਕਰੋਂ। ਸ੍ਰੀ ਕ੍ਰਿਸ਼ਨ ਨੇ ਜੋ (ਕਹਿ ਕੇ) 
ਮੈਨੂੰ ਤੁਹਾਡੇ ਕੋਲ ਭੇਜਿਆ ਹੈ, (ਉਸ ਅਨੁਸਾਰ) ਜੋਗ _ਦਾ ਭੇਖ (ਤੁਸੀਂ) ਸ਼ਰੀਰ ਉਤੇ ਧਾਰਨ 
ਕਰੋ। _ਫਿਰ ਘਰ ਦੇ ਸਾਰੇ _ਕੰਮ ਤਿਆਗ _ਕੇ ਸਾਰੀਆਂ _ਸਖੀਆਂ ਮੇਰੇ ਹੀ ਧਿਆਨ ਵਿਚ 
ਲਗੀਆਂ ਰਹੋ।੯0੮। 
ਨੱਪਆਂ ਨੇ _ਉਧਵ ਨੂੰ _ਨਹਾ-- 


ਵਡ 
ਵਿਚ ਹੀਰੇ _(“ਬਜੂ”) ਲਗੇ _ਹੋਏ ਸਨ, 
ਧਰਤੀ _ਛਬੀ ਪਾਉਂਦੀ _ਸੀ। ਹੇ _ਊਧਵ 
ਸਨ 


ਪ੍ਰੇਮ ਦੇ ਰੰਗ ਵਿਚ ਰੰਗੀ ਹੋਈ ਰਾਧਾ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਿਹਾ-- ਸ੍ਰੀ 
ਕ੍ਰਿਸ਼ਨ ਬੂਜ ਨੂੰ ਤਿਆਗ ਕੇ ਮਥੁਰਾ ਚਲੇ ਗਏ, ਹੁਣ ਸਾਡੀ ਕੀ _ਹਾਲਤ _ਹੋਵੇਗੀ। ਮੇਰੇ ਮਨ 


ਵਿਚ ਆਉਂਦਾ ਹੈ ਕਿ ਨਗਰ _ਦੀਆਂ ਇਸਤਰੀਆਂ ਨੂੰ ਵੇਖਦਿਆਂ ਹੀ ਉਹ ਉਨ੍ਹਾਂ ਦੇ (ਪ੍ਰੇਮ) 
ਰਸ ਵਿਚ ਮਸਤ ਹੋ ਗਏ _ਹਨ। ਕ੍ਰਿਸ਼ਨ ਨੂੰ ਕੁਬਜਾ ਨੇ ਵਸ ਵਿਚ ਕਰ ਲਿਆ ਹੈ, (ਉਸ 
ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਖਿਚ ਖਾਧੀ ਹੈ।੯੧੧। 


੩੧0 


ਸੀ _ਦਸਮ-ਗ੍ਰੰਥ _ਸਾਹਿਬ 


ਸੇਜ ਬਨੀ ਸੰਗਿ ਫੂਲਨ ਸੁੰਦਰ _ਚਾਦਨੀ ਰਾਤਿ ਭਲੀ ਛਬਿ ਪਾਈ। 
ਸੇਤ ਬਹੇ ਜਮੁਨਾ ਪਟ ਹੈ ਸਿਤ ਮੋਤਿਨ ਹਾਰ ਗਰੈ ਛਬਿ ਛਾਈ। 
ਮੈਨ ਚੜਿਯੋ ਸਰ ਲੈ ਬਰ ਕੈ ਬਧਬੋ ਹਮ ਕੋ ਬਿਨੁ ਜਾਨਿ ਕਨ੍ਹਾਈ। 
ਸੋਊ ਲਯੋ ਕੁਬਿਜਾ ਬਸ ਕੈ ਟਸਕ੍ਯੋ ਨ _ਹੀਯੋ _ਕਸਕ੍ਯੋ ਨ _ਕਸਾਈ। ੯੧੨। 


ਰਾਤਿ ਬਨੀ ਘਨ ਕੀ ਅਤਿ ਸੁੰਦਰ ਸ੍ਯਾਮ ਸੀਗਾਰ ਭਲੀ ਛਬਿ ਪਾਈ। 
ਸ੍ਯਾਮ ਬਹੈ ਜਮੁਨਾ ਤਰਏ ਇਹ ਜਾ ਬਿਨੁ ਕੋ ਨਹੀ ਸ੍ਯਾਮ ਸਹਾਈ। 
ਸ੍ਯਾਮਹਿ ਮੈਨ _ਲਗਿਯੋ ਦੁਖ _ਦੇਵਨ ਐਸੇ _ਕਹਿਯੋ _ਬ੍ਰਿਖਭਾਨਹਿ ਜਾਈ। 
ਸ੍ਯਾਮ ਲਯੋ _ਕੁਬਿਜਾ ਬਸਿ ਕੈ ਟਸਕ੍ਯੋ ਨ _ਹੀਯੋ_ਕਸਕ੍ਯੋ ਨ __ਕਸਾਈ। _੯੧੩। 


॥6ਗ੍ਰ 


ਰਹੇ ਸਿਗਰੇ ਬ੍ਰਿਜ ਕੇ ਤਰੁ ਫੂਲ ਲਤਾ ਤਿਨ ਸੋ _ਲਪਟਾਈ। 

ਰਹੇ ਸਰਿ ਸਾਰਸ ਸੁੰਦਰ ਸੋਭ ਸਮੂਹ `ਬਢੀ ਅਧਿਕਾਈ। 

ਚੜਿਯੋ ਸੁਕ ਸੁੰਦਰ _ਕੋਕਿਲਕਾ ਜੁਤ ਕੰਤ ਬਿਨਾ ਨ ਸੁਹਾਈ। 

ਕੇ ਸੈਗਿ ਰਹਿਯੋ ਗਹਿ ਹੋ _ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। ੯੧੪। 


[011 
ਕੰ ਗੀ 


ਯੂ ਮੂ 


ਬਾਸ ਸੁਬਾਸ ਅਕਾਸ ਮਿਲੀ ਅਰੁ _ਬਾਸਤ ਭੂਮਿ ਮਹਾ ਛਬਿ ਪਾਈ। 
ਸੀਤਲ ਮੰਦ _ਸੁਗੈਧਿ ਸਮੀਰ ਬਹੈ ਮਕਰੰਦ ਨਿਸੰਕ _ਮਿਲਾਈ। 

ਪੈਰ ਪਰਾਗ ਰਹੀ ਹੈ ਬੈਸਾਖ ਸਭੈ ਬ੍ਰਿਜ ਲੋਗਨ ਕੀ ਦੁਖਦਾਈ। 

ਮਾਲਿਨ ਲੈਬ ਕਰੋ ਰਸ ਕੋ _ਟਸਕ੍ਯੋ ਨ ਹੀਯੋ _ਕਸਕ੍ਯੋ ਨ __ਕਸਾਈ। ੯੧੫। 


ਨੀਰ _ਸਮੀਰ _ਹੁਤਾਸਨ ਕੇ ਸਮ ਅਉਰ ਅਕਾਸ ਧਰਾ _ਤਪਤਾਈ। 

ਪੰਥ ਨ ਪੰਥੀ ਚਲੈ ਕੋਊਓ ਤਰੁ ਤਾਕਿ ਤਰੈ ਤਨ ਤਾਪ ਸਿਰਾਈ। 

ਜੇਠ ਮਹਾ ਬਲਵੰਤ ਭਯੋ ਅਤਿ _ਬਿਆਕੁਲ ਜੀਯ ਮਹਾ ਰਤਿ _ਪਾਈ। 

ਐਸੇ _ਸਕ੍ਯੋ __ਧਸਕ੍ਯੋ _ਸਸਕ੍ਯੋ _ਟਸਕ੍ਯੋ ਨ _ਹੀਯੋ__ਕਸਕ੍ਯੋ ਨ __ਕਸਾਈ। _੯੧੬। 


ਪਉਨ ਪ੍ਰਚੰਡ ਬਹੈ ਅਤਿ _ਤਾਪਤ ਚੰਚਲ ਚਿਤਿ ਦਸੋ ਦਿਸ ਧਾਈ। 
ਬੈਸ ਅਵਾਸ ਰਹੈ ਨਰ ਨਾਰਿ ਬਿਹੰਗਮ ਵਾਰਿ ਸੁ _ਛਾਹ ਤਕਾਈ। 


ਕ੍ਰਿਸਨਾਵਤਾਰ ੩੧੧ 


(ਮੇਰੀ) _ਸੇਜ ਸੁੰਦਰ ਫੁਲਾਂ _ਨਾਲ _ਬਣੀ ਹੋਈ ਹੈ ਅਤੇ ਚਾਂਦਨੀ ਰਾਤ _ਚੰਗੀ ਤਰ੍ਹਾਂ 
ਸ਼ੋਭਾ ਪਾ ਰਹੀ ਹੈ। ਸਵੱਛ (ਜਲ ਵਾਲੀ) ਜਮਨਾ ਵਗਦੀ ਹੈ, ਸਫੈਦ ਹੀ ਬਸਤ੍ਰ _ਹਨ, ਅਤੇ 
(ਸਫ਼ੈਦ) ਮੋਤੀਆਂ ਦੇ ਹਾਰ ਨੇ ਗਲੇ ਦੀ ਸੁੰਦਰਤਾ ਵਧਾਈ ਹੋਈ ਹੈ। ਕਾਨ੍ਹ ਤੋਂ ਬਿਨਾ ਜਾਣ 
ਕੇ, ਸਾਨੂੰ ਮਾਰਨ ਲਈ _ਕਾਮਦੇਵ ਬਾਣ ਲੈ ਕੇ ਪੂਰੇ ਬਲ ਨਾਲ ਚੜ੍ਹਿਆ ਹੈ। ਉਸ ਨੂੰ 
ਕੁਬਜਾ ਨੇ ਇਸ ਤਰ੍ਹਾਂ ਵਸ ਵਿਚ ਕਰ ਲਿਆ ਹੈ, (ਉਸ ਦਾ) ਨ ਹਿਰਦਾ ਦੁਖਿਆ ਹੈ 
(ਪ੍ਰੇਮ ਦੀ) ਪੀੜ _ਦੀ ਖਿਚ _ਖਾਧੀ _ਹੈ।੯੧੨। 


ਅਤੇ ਹੀ 
(ਇਕ _ਵਾਰ) ਬੜੀ ਸੁੰਦਰ ਕਾਲੀ ਰਾਤ _ਬਣੀ ਹੋਈ ਸੀ ਅਤੇ ਕਾਲੇ (ਕ੍ਰਿਸ਼ਨ ਦੇ) 
ਸ਼ਿੰਗਾਰ ਨੇ _ਵੀ ਬਹੁਤ _ਚੰਗੀ _ਛਬੀ _ਪਾਈ _ਹੋਈ _ਸੀ। ਹੇਠਾਂ ਜਮੁਨਾ _ਦਾ ਕਾਲਾ _(ਜਲ) 


ਵਗ ਰਿਹਾ ਸੀ, ਇਸ ਜਗ੍ਹਾ ਵਿਚ ਸ਼ਿਆਮ ਤੋਂ ਬਿਨਾ ਕੋਈ ਸਹਾਇਕ ਨਹੀਂ _ਸੀ। ਸ਼ਿਆਮ 
ਨੂੰ _ਕਾਮਦੇਵ ਦੁਖ ਦੇਣ ਲਗਿਆ, ਇਸ ਤਰ੍ਹਾਂ ਰਾਧਾ ਨੇ _ਕਿਹਾ। ਸ਼ਿਆਮ ਨੂੰ _ਕੁਬਜਾ ਨੇ 
ਆਪਣੇ ਵਸ ਵਿਚ ਕਰ ਲਿਆ ਹੈ, (ਉਸ ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ ਪ੍ਰੇਮ 
ਦੀ) ਪੀੜ _ਦੀ _ਕਸਕ _ ਮਹਿਸੂਸ _ਹੋਈ _ਹੈ।੯੧੩। 

ਬੁਜ ਦੇ ਸਾਰੇ ਬ੍ਰਿਛਾਂ _(ਉਤੇ ਫੁਲ) ਖਿੜ _ਰਹੇ ਸਨ ਅਤੇ ਫੁਲਾਂ _ਵਾਲੀਆਂ ਵੇਲਾਂ 


ਉਨ੍ਹਾਂ ਨਾਲ _ਲਿਪਟ ਰਹੀਆਂ _ਸਨ। _ਸਰੋਵਰਾਂ ਵਿਚ _ਕਮਲ ਦੇ ਸੁੰਦਰ ਫੁਲ ਖਿੜ _ਰਹੇ ਸਨ 

ਸਭ _ਦੀ_ ਸ਼ੋਭਾ ਬਹੁਤ _ਵਧੀ ਹੋਈ _ਸੀ। ਚੇਤਰ ਮਹੀਨੇ ਦੇ _ਚੜ੍ਹਿਆਂ ਸੁੰਦਰ ਤੋਤੇ ਅਤੇ 
ਕੋਇਲਾਂ (ਬੋਲ ਰਹੀਆਂ ਹਨ, ਪਰ) ਕੰਤ ਦੇ ਨਾਲ ਹੋਏ ਬਿਨਾ (ਬਸੰਤ ਰੁਤ) ਚੰਗੀ ਨਹੀਂ 
ਲਗਦੀ ਹੈ। (ਉਹ) ਦਾਸੀ ਦੇ ਸੰਗ ਵਿਚ ਰਹਿ ਰਿਹਾ ਹੈ, (ਉਸ ਦਾ) ਨ ਹਿਰਦਾ ਦੁਖਿਆ 
ਹੈ ਅਤੇ ਨ ਹੀ (ਪ੍ਰੇਮ ਦੀ) ਪੀੜ _ਦੀ _ਕਸਕ ਅਨੁਭਵ _ਹੋਈ _ਹੈ।੯੧੪। 


(ਸੁੰਦਰ) ਫੁਲਾਂ ਦੀ ਸੁਗੰਧੀ ਆਕਾਸ਼ ਤਕ _ਪਸਰੀ ਹੋਈ ਹੈ ਅਤੇ ਧਰਤੀ ਉਤੇ ਵਸਣ 
ਵਾਲਿਆਂ ਨੇ ਬਹੁਤ _ਛਬੀ _ਪਾਈ _ਹੋਈ _ਹੈ। ਠੰਡੀ, ਹੌਲੀ _ਚਲਣ ਵਾਲੀ _ਸੁਗੰਧਿਤ ਹਵਾ 
ਚਲ ਰਹੀ ਹੈ ਜਿਸ ਨੇ ਨਿਸੰਗ ਹੋਕੇ ਫੁਲਾਂ ਦੀ ਧੂੜ (ਆਪਣੇ ਵਿਚ) ਮਿਲਾਈ ਹੋਈ 
ਹੈ। ਵਿਸਾਖ (ਦੇ ਮਹੀਨੇ ਵਿਚ) ਫੁਲਾਂ ਦੀ ਧੂੜ ਸਭ _ਪਾਸੇ ਪਸਰੀ ਹੋਈ ਹੈ, (ਪਰ) ਬ੍ੂਜ 
ਦੇ ਲੋਕਾਂ ਲਈ ਦੁਖਦਾਇਕ _ਹੈ। (ਕਿਉਂਕਿ) ਮਾਲਣ ਨੇ (ਪ੍ਰੇਮ) ਰਸ ਨੂੰ ਖੋਹ ਲਿਆ ਹੈ, 
(ਉਸ ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਚੋਭ ਮਹਿਸੂਸ ਕੀਤੀ 
ਹੰ।੯੧੫। 

ਜਲ ਅਤੇ _ਹਵਾ ਅੱਗ ਵਾਂਗ (ਹੋ ਰਹੇ ਹਨ), ਅਤੇ ਆਕਾਸ਼ ਤੇ ਧਰਤੀ ਵੀ 
ਰਹੀ ਹੈ। ਰਸਤੇ ਉਤੇ ਕੋਈ ਮੁਸਾਫਰ ਵੀ ਨਹੀਂ ਤੁਰ ਰਿਹਾ ਅਤੇ ਤਨ ਦੇ ਤਾਪ ਨੂੰ 
ਕਰਨ ਲਈ ਪੰਛੀ _ਬ੍ਰਿਛਾਂ ਵਲ _ਤਕਦੇ _ਹਨ। ਜੇਠ (ਦਾ ਮਹੀਨਾ) ਬਹੁਤ ਕਠੋਰ ਹੋ ਰਿਹਾ 
ਹੈ ਅਤੇ ਹਿਰਦਾ ਇਸ ਰੁਤ ਵਿਚ ਬਹੁਤ ਵਿਆਕੁਲ ਹੋ ਰਿਹਾ ਹੈ। ਅਜਿਹੇ ਵੇਲੇ (ਹਿਰਦਾ) 
ਧੜਕ ਕੇ _ਸਹਿਕਦਾ ਹੋਇਆ ਔਖਾ _ਹੋ__ਗਿਆ ਹੈ, (ਪਰ ਉਸ ਦਾ) ਨ ਦਿਲ ਦੁਖਿਆ 
ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਚੋਭ ਲਗੀ ਹੈ।੯੧੬। 

(ਸ਼ਰੀਰ ਨੂੰ) _ਸਾੜਦੀ _ਹੋਈ _ਬਹੁਤ ਪ੍ਰਚੰਡ _ਹਵਾ _ਚਲ _ਰਹੀ ਹੈ _ਅਤੇ _ਚੰਚਲ 
ਕੇ ਚਿਤ ਦਸਾਂ ਦਿਸ਼ਾਵਾਂ ਵਲ ਭਜ ਰਿਹਾ ਹੈ। (ਸਾਰੇ) ਨਰ ਨਾਰੀ ਘਰਾਂ ਵਿਚ ਬੈਠ 
ਹਨ ਅਤੇ ਪੰਛੀ ਜਲ _('ਵਾਰਿ”) ਅਤੇ ਛਾਂ ਨੂੰ ਤਕਦੇ ਹਨ। ਹਾੜ (ਦੇ ਮਹੀਨੇ ਵਿਚ) 
ਰੁਤ (ਅਰਥਾਤ ਬਰਖਾ _ਦੀ ਆਮਦ ਨੂੰ) ਵੇਖ ਕੇ _ਡੜੂਆਂ ਅਤੇ ਮੋਰਾਂ ਨੇ _ਘਨਘੋਰ (ਧੁਨ) 


੩੧੨ 


ਸੀ _ਦਸਮ-ਗ੍ਰੰਥ ਸਾਹਿਬ 


ਦੇਖਿ ਅਸਾੜ ਨਈ _ਰਿਤ _ਦਾਦੁਰ ਮੋਰਨ ਹੂੰ _ਘਨਘੋਰ ਲਗਾਈ। 
ਗਾਢ ਪਰੀ _ਬਿਰਹੀ ਜਨ ਕੋ _ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। _੯੧੭। 


ਤਾਲ ਭਰੇ ਜਲ ਪੂਰਨ ਸੋ ਅਰੁ ਸਿੰਧੁ ਮਿਲੀ ਸਰਿਤਾ ਸਭ _ਜਾਈ। 

ਤੈਸੇ _ਘਟਾਨਿ ਛਟਾਨਿ ਮਿਲੀ ਅਤਿ ਹੀ ਪਪੀਹਾ ਪੀਯ _ਟੇਰ ਲਗਾਈ। 
ਸਾਵਨ ਮਾਹਿ ਲਗਿਓ _ਬਰਸਾਵਨ _ਭਾਵਨ ਨਾਹਿ ਹਹਾ ਘਰਿ ਮਾਈ। 

ਲਾਗ _ਰਹਿਯੋ ਪੁਰ _ਭਾਮਿਨ ਸੋ _ਟਸਕ੍ਯੋ _ਨ_ਹੀਯੋ _ਕਸਕ੍ਯੋ ਨ __ਕਸਾਈ। ੯੧੮। 


ਭਾਦਵ ਮਾਹਿ _ਚੜਿਯੋ ਬਿਨੁ ਨਾਹ ਦਸੋ ਦਿਸ ਮਾਹਿ ਘਟਾ ਘਰਹਾਈ। 
ਦ੍ਯੋਸ ਨਿਸਾ ਨਹਿ ਜਾਨ ਪਰੈ ਤਮ ਬਿਜੁ ਛਟਾ ਰਵਿ ਕੀ ਛਬਿ ਪਾਈ। 
ਮੂਸਲਧਾਰ ਛੁਟੈ ਨਭਿ ਤੇ _ਅਵਨੀ _ਸਗਰੀ ਜਲ ਪੂਰਨਿ ਛਾਈ। 

ਐਸੇ ਸਮੇ ਤਜਿ ਗਯੋ ਹਮ ਕੋ ਟਸਕ੍ਯੋ ਨ ਹੀਯੋ ਕਸਕ੍ਯੋ ਨ _ਕਸਾਈ। ੯੧੯। 


ਮਾਸ ਕੁਆਰ ਚਢਿਯੋ ਬਲੁ ਧਾਰਿ ਪੁਕਾਰ ਰਹੀ ਨ ਮਿਲੇ _ਸੁਖਦਾਈ। 
ਸੇਤ ਘਟਾ ਅਰੁ ਰਾਤਿ ਤਟਾ ਸਰ ਤੁੰਗ ਅਟਾ ਸਿਮ ਕੈ ਦਰਸਾਈ। 
ਨੀਰ _ਬਿਹੀਨ ਫਿਰੈ ਨਭਿ ਛੀਨ ਸੁ ਦੇਖਿ ਅਧੀਨ ਭਯੋ _ਹੀਯਰਾਈ। 
ਪ੍ਰੇਮ _ਤਕੀ ਤਿਨ ਸੋ ਬਿਥਕ੍ਯੋ ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। ੯੨0। 


ਕਾਤਿਕ ਮੈ _ਗੁਨਿ ਦੀਪ ਪੁਕਾਸਿਤ ਤੈਸੇ ਅਕਾਸ ਮੈ _ਉਜਲਤਾਈ। 
ਜੂਪ ਜਹਾ ਤਹ ਫੈਲ ਰਹਿਯੋ ਸਿਗਰੇ ਨਰ _ਨਾਰਿਨ ਖੇਲ ਮਚਾਈ। 
ਚਿਤ ਭਏ ਘਰ ਆਂੜਨ ਦੇਖਿ ਗਚੇ ਤਹ ਕੇ ਅਰੁ ਚਿਤ ਭੁਮਾਈ। 
ਆਯੋ ਨਹੀ ਮਨ ਭਾਯੋ ਤਹੀ ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। ੯੨੧। 


ਬਾਰਿਜ ਫੂਲਿ ਰਹੇ ਸਰਿ ਪੁੰਜ ਸੁਗੰਧ _ਸਨੇ ਸਰਿਤਾਨ ਘਟਾਈ। 
ਕੁੰਜਤ ਕੰਤ ਬਿਨਾ ਕੁਲਹੰਸ ਕਲੇਸ ਬਢੈ ਸੁਨਿ ਕੈ ਤਿਹ ਮਾਈ। 
ਬਾਸੁਰ ਰੈਨਿ ਨ ਚੈਨ ਕਹੂੰ ਛਿਨ ਮੰਘਰ ਮਾਸਿ ਅਯੋ ਨ ਕਨ੍ਹਾਈ। 
ਜਾਤ ਨਹੀ _ਤਿਨ” ਸੋ ਮਸਕ੍ਯੋ _ਟਸਕ੍ਯੋ _ਨ_ਹੀਯੋ _ਕਸਕ੍ਯੋ ਨ __ਕਸਾਈ। ੯੨੨। 


੧. 


“ਇਨ? 


ਕ੍ਰਿਸਨਾਵਤਾਰ ੩੧੩ 


ਲਗਾ ਦਿੱਤੀ ਹੈ। _(ਇਸ ਰੁਤ ਵਿਚ) ਵਿਛੜੇ _ਹੋਏ ਬੰਦਿਆਂ ਨੂੰ ਬਹੁਤ _ਭਾਰੀ ਮੁਸੀਬਤ 
ਪੈ ਗਈ ਹੈ, (ਪਰ ਉਸ ਦਾ) ਨ ਦਿਲ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ 
ਚੋਭ _ ਮਹਿਸੂਸ _ਹੋਈ _ਹੈ।੯੧੭। 


ਜਲ ਨਾਲ ਸਰੋਵਰ _ਪੂਰੀ ਤਰ੍ਹਾਂ ਭਰ ਗਏ _ਹਨ ਅਤੇ ਨਦੀਆਂ _ਜਾ 
ਵਿਚ ਮਿਲ ਰਹੀਆਂ _ਹਨ। _ਉਸੇ ਤਰ੍ਹਾਂ ਕਾਲੀਆਂ _ਘਟਾਵਾਂ ਵਿਚ ਬਿਜਲੀ ਬਹੁਤ _ਮਿਲ _ਰਹੀ 
ਹੈ ਅਤੇ ਪਪੀਹਾ ਵੀ ਪੀਉ ਪੀਉ ਦੀ ਧੁਨ ਕਢ ਰਿਹਾ ਹੈ। ਸਾਵਣ 
(ਬਦਲ) ਮੀਂਹ ਵਸਾਉਣ ਵਿਚ ਲਗ ਰਹੇ ਹਨ, ਪਰ ਹੇ ਮਾਈ! ਘਰ 
ਹੈ। ਨਗਰ ਦੀਆਂ ਇਸਤਰੀਆਂ ਨਾਲ (ਪ੍ਰੇਮ) ਲਗਾ _ਬੈਠਾ ਹੈ, (ਉਸ ਦਾ) 
ਹੈ ਅਤੇ ਨ ਹੀ (ਪ੍ਰੇਮ) ਪੀੜ ਦੀ ਖਿਚ ਪਈ ਹੈ।੯੧੮। 


ਦਿਸ਼ਾਵਾਂ _ਵਿਚ _ ਕਾਲੀ _ਘਟਾ _ਗਰਜਦੀ _ਹੈ। _ (ਬਦਲਾਂ _ਨਾਲ ਇਤਨਾ) ਹਨੇਰਾ (ਹੁੰਦਾ ਹੈ 
ਕਿ) ਰਾਤ ਅਤੇ ਦਿਨ ਦਾ ਨਿਖੇੜਾ ਨਹੀਂ ਹੋ 
ਲਿਸ਼ਕ ਨੇ ਸੂਰਜ _ਵਰਗੀ ਸ਼ੋਭਾ ਪਾਈ _ਹੋਈ _ਹੈ। _ਮੋਹਲੇ ਜਿੰਨੀ (ਪਾਣੀ ਦੀ) ਧਾਰ ਆਕਾਸ਼ 
ਤੋਂ ਡਿਗ ਰਹੀ ਹੈ ਅਤੇ ਸਾਰੀ ਧਰਤੀ ਉਤੇ ਜਲ _ਹੀ ਜਲ ਪਸਰ ਗਿਆ ਹੈ। ਅਜਿਹੇ 
ਸਮੇਂ (ਪ੍ਰੀਤਮ) ਸਾਨੂੰ ਛਡ ਗਿਆ ਹੈ, (ਉਸ ਦਾ) ਨ ਦਿਲ ਦੁਖਿਆ ਹੈ ਅਤੇ ਨ ਹੀ (ਪ੍ਰੇਮ 
ਦੀ) ਪੀੜ _ਦੀ ਖਿਚ _ ਅਨੁਭਵ _ ਕੀਤੀ _ਹੈ।੯੧੯। 


ਅਸੂ ਦਾ ਮਹੀਨਾ ਜ਼ੋਰ ਸ਼ੋਰ ਨਾਲ ਚੜ੍ਹ _ਪਿਆ ਹੈ, (ਮੈਂ) ਪੁਕਾਰ ਰਹੀ ਹਾਂ (ਪਰ 
ਅਜੇ) ਪ੍ਰੀਤਮ _ (ਕ੍ਰਿਸ਼ਨ) _ਨਹੀਂ _ ਮਿਲਿਆ। _ ਸਫ਼ੈਦ _(ਬਦਲਾਂ ਦੀਆਂ) _ਘਟਾਵਾਂ _ (ਚੜ੍ਹੀਆਂ 
ਹੋਈਆਂ _ਹਨ) ਰਾਤ ਨੂੰ (ਬਿਜਲੀ) ਚਮਕ ਰਹੀ ਹੈ ਜਿਸ ਕਰ ਕੇ ਸਰੋਵਰ ਅਤੇ (ਪਰਬਤਾਂ 
ਦੀਆਂ) _ਅਟਾਰੀਆਂ _ਚਮਕਦੀਆਂ _ਦਿਖਾਈ _ਦੇ ਰਹੀਆਂ _ਹਨ। _ਜਲ ਤੋਂ _ਸਖਣੇ (ਹੋ ਚੁਕੇ 
ਬਦਲ) _ਨਿਰਬਲ _ਹੋ_ ਕੇ ਆਕਾਸ਼ ਵਿਚ ਫਿਰਦੇ ਹਨ, ਜਿਨ੍ਹਾਂ ਨੂੰ ਵੇਖ _ਕੇ (ਮੇਰਾ) ਹਿਰਦਾ 


ਅਧੀਰ ਹੋ ਰਿਹਾ ਹੈ। (ਜਿਸ ਦੇ) ਪ੍ਰੇਮ ਵਿਚ ਮਸਤ ਹਾਂ, ਉਸ ਨਾਲੋਂ ਵਿਥ ਧੈ ਗਈ ਹੈ, 
(ਪਰ ਉਸ ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ (ਚੋਭ) ਮਹਿਸੂਸ 
ਹੋਈ _ਹੈ।੯੨0। 


ਕਤਕ (ਦੇ ਮਹੀਨੇ) ਵਿਚ (ਜਿਵੇਂ) ਬੌਤੀ ('ਗੁਨਿ”) ਨਾਲ ਦੀਪਕ _ਜਗਦਾ ਹੈ, ਉਸੇ 
ਤਰ੍ਹਾਂ ਆਕਾਸ਼ ਵਿਚ ਚਾਨਣ ਹੋ ਰਿਹਾ ਹੈ। ਇਥੇ ਉਥੇ ਜੂਏ ('ਜੂਪ”) ਦੀ ਖੇਡ ਹੋ ਰਹੀ ਹੈ 
ਅਤੇ ਸਾਰੇ ਨਰ _ਨਾਰੀਆਂ ਨੇ ਖੇਡ ਮਚਾਈ ਹੋਈ ਹੈ। _(ਜੂਨੇ) ਗਚ _ਕੀਤੇ ਹੋਏ ਘਰਾਂ ਉਤੇ 


ਚਿਤਰ ਬਣੇ ਹੋਏ ਹਨ ਅਤੇ ਵੇਹੜੇ ਵੀ (ਸਜੇ ਹੋਏ ਹਨ) (ਜਿਨ੍ਹਾਂ `ਨੂੰ ਵੇਖ ਕੇ) ਚਿਤ ਭਰਮਾ 


ਜਾਂਦਾ ਹੈ। (ਅਜ ਤਕ ਪ੍ਰੀਤਮ) ਆਇਆ ਨਹੀਂ ਹੈ, (ਉਸ ਦਾ) ਮਨ ਉਥੇ ਹੀ ਰਮ ਗਿਆ ਹੈ, 
(ਉਸ ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਖਿਚ ਪਈ ਹੈ।੯੨੧। 
ਸਾਰਿਆਂ ਸਰੋਵਰਾਂ ਵਿਚ _ਕਮਲ _ਦੇ ਫੁਲ ਸੁਗੰਧੀ (ਫੈਲਾ) ਰਹੇ ਹਨ ਅਤੇ ਨਦੀਆਂ 


ਵਿਚ ਪਾਣੀ ਘਟ ਗਿਆ ਹੈ। ਹੌਸਾਂ ਦੀ ਕੂੰ ਕੂੰ ਦੀ ਧੁਨ ਕੰਤ ਤੋਂ ਬਿਨਾ ਸੁਣ ਸੁਣ ਕੇ 
ਹੇ ਮਾਤਾ! ਮਨ ਦਾ ਕਲੇਸ਼ ਵਧ ਰਿਹਾ _ਹੈ। ਦਿਨ ਰਾਤ (ਵਿਚ ਕਿਸੇ) ਛਿਣ ਵੀ ਚੈਨ 
ਨਹੀਂ ਮਿਲਦਾ _ (ਕਿਉਂਕਿ) _ਮਘਰ _ਦਾ ਮਹੀਨਾ ਆ ਗਿਆ ਹੈ, ਪਰ _ਕਨਈਆ _ ਨਹੀਂ 
(ਆਇਆ)। _ਉਸ ਨਾਲੋਂ (ਪੀਤ) ਤੋੜੀ ਨਹੀਂ ਜਾ ਸਕਦੀ, (ਪਰ ਉਸ ਦਾ) ਨ ਹਿਰਦਾ 


ਦੁਖਿਆ ਅਤੇ ਨਹੀ (ਪ੍ਰੇਮ ਦੀ) ਪੀੜ ਦੀ _ਕਸਕ _ ਮਹਿਸੂਸ ਹੋਈ _ਹੈ।੯੨੨। 


੩੧੪ 


ਸੀ _ਦਸਮ-ਗ੍ਰੰਥ _ਸਾਹਿਬ 


ਭੂਮਿ ਅਕਾਸ ਅਵਾਸ ਸੁ ਬਾਸੁ _ਉਦਾਸਿ _ਬਢੀ ਅਤਿ _ਸੀਤਲਤਾਈ। 

ਕੂਲ ਦੁਕੂਲ ਤੇ ਸੂਲ _ਉਠੈ ਸਭ _ਤੇਲ _ਤਮੋਲ ਲਗੈ _ਦੁਖਦਾਈ। 

ਪੋਖ ਸੈਤੋਖ ਨ ਹੋਤ ਕਛੂ ਤਨ ਸੋਖਤ ਜਿਉਂ ਕੁਮਦੀ ਮੁਰਝਾਈ। 

ਲੋਭਿ _ਰਹਿਯੋ ਉਨ ਪ੍ਰੇਮ ਗਹਿਯੋ ਟਸਕ੍ਯੋ ਨ _ਹੀਯੋ _ਕਸਕ੍ਯੋ ਨ _ਕਸਾਈ। ੯੨੩। 


ਮਾਹਿ ਸੈ ਨਾਹ ਨਹੀ ਘਰਿ ਮਾਹਿ ਸੁ ਦਾਹ ਕਰੈ ਰਵਿ ਜੋਤਿ ਦਿਖਾਈ। 

ਜਾਨੀ ਨ ਜਾਤ _ਬਿਲਾਤਤ _ਦ੍ਯੋਸਨ ਰੈਨਿ ਕੀ ਬ੍ਰਿਧ ਭਈ ਅਧਿਕਾਈ। 
ਕੋਕਿਲ ਦੇਖਿ ਕਪੇਤਿ ਸਿਲੀਮੁਖ ਕੂੰਜਤ ਏ ਸੁਨਿ ਕੈ ਡਰ ਪਾਈ। 

ਪ੍ਰੀਤਿ ਕੀ ਰੀਤਿ ਕਰੀ ਉਨ ਸੋ ਟਸਕ੍ਯੋ ਨ _ਹੀਯੋ _ਕਸਕ੍ਯੋ ਨ __ਕਸਾਈ। ੯੨੪। 


ਫਾਗੁਨ _ਫਾਗੁ _ਬਢਿਯੋ ਅਨੁਰਾਗ _ਸੁਹਾਗਨਿ _ਭਾਗ ਸੁਹਾਗ _ਸੁਹਾਈ। 

ਕੇਸਰ ਚੀਰ ਬਨਾਇ ਸਰੀਰ ਗੁਲਾਬ _ਅੰਬੀਰ ਗੁਲਾਲ ਉਡਾਈ। 

ਸੋ ਛਬਿ ਮੈ ਨ ਲਖੀ ਜਨੁ ਦ੍ਰਾਦਸ ਮਾਸ ਕੀ ਸੋਭਤ ਆਗਿ ਜਗਾਈ। 

ਆਸ ਕੋ ਤ੍ਯਾਗਿ ਨਿਰਾਸ ਭਈ ਟਸਕ੍ਯੋ _ਨ_ਹੀਯੋ _ਕਸਕ੍ਯੋ ਨ __ਕਸਾਈ। ੯੨੫। 


/ਏੱਤਾ ਗੀ ਲੰਝੜ੍ਹ ਨਾਕੇ ਗੁੰਥੇ _ਮ੍ਰੋਲਨਾਵਤਾਨੇ /ਊਹਾ ਨਾਟਕ _ਠਾਰਹਨਆਾਹ ਆਰਨਮਆ ਸਤੁ/ 
ਗੀਂਪਨ ਡਾਲ ਆਪਨ ਨ 
ਹਵੀਯਾਂ 
ਯਾ ਹੀ ਕੇ ਸੈਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ। 
ਗਾਵਤ ਭਯੋ ਸੋਊ ਠਉਰ ਤਹਾ ਹਮ ਹੂੰ ਮਿਲ ਕੈ ਤਹ ਮੰਗਲ ਗਾਯੋ। 
ਸੋ ਬ੍ਰਿਜ ਤ੍ਯਾਗਿ ਗਯੋ ਮਥੁਰਾ ਇਨ ਗ੍ਰਾਰਨ ਤੇ ਮਨੂਆ _ਉਚਟਾਯੋ। 
ਯੌ ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ ਆਯੋ। ੯੨੬। 


ਗੋਪਨ ਭਾਲ _ਉਧਵ ਮੱ 
ਹਾਵੀਯਾਂ 
ਏਕ ਸਮੈ ਹਮ ਕੋ ਸੁਨਿ ਊਧਵ ਕੁੰਜਨ ਮੈ ਫਿਰੈ ਸੈਗਿ ਲੀਯੇ। 
ਹਰਿ ਜੂ ਅਤਿ ਹੀ ਹਿਤ ਸਾਥ ਘਨੇ ਹਮ ਪੈ ਅਤਿ ਹੀ ਕਹਿਯੋ ਪ੍ਰੇਮ ਕੀਯੇ। 
ਤਿਨ ਕੇ ਬਸਿ ਗਯ ਹਮਰੋਂ ਮਨ ਹ੍ਹੈ ਅਤਿ ਹੀ ਸੁਖੁ ਭਯੋ ਬ੍ਰਿਜ ਨਾਰਿ ਹੀਯੇ। 
ਅਬ ਸੋ ਤਜਿ ਕੈ ਮਥਰਾ ਕੋ ਗਯੋ ਤਿਹ ਕੇ ਬਿਛੁਰੇ ਫਲੁ ਕਵਨ ਜੀਯੇ। ੯੨੭। 


ਕ੍ਰਿਸਨਾਵਤਾਰ ੩੧੫ 


ਧਰਤੀ _ਅਤੇ ਆਕਾਸ਼ (ਵਿਚ _ਨਿਵਾਸ _ਕਰਨ _ਵਾਲੇ ਆਪਣੇ ਆਪਣੇ) ਘਰਾਂ _ਵਿਚ 
ਵਸਦੇ ਹਨ, ਅਤਿ ਅਧਿਕ ਠੰਡ _ਕਰ ਕੇ ਉਦਾਸੀ ਛਾ ਗਈ ਹੈ। (ਸਰੋਵਰਾਂ ਦੇ) _ਕੇਢਿਆਂ 
ਅਤੇ (ਰੇਸ਼ਮੀ) _ਬਸਤ੍ਰਾਂ _ਤੋਂ _ਤਕਲੀਫ਼ ਹੁੰਦੀ ਹੈ ਅਤੇ ਸਾਰੇ _ਤੇਲ ਅਤੇ _ਪਾਨ _ਦੇ _ਬੀੜੇ 
ਦੁਖਦਾਇਕ _ਲਗਦੇ _ਹਨ। _ਪੌਹ _(ਦੇ ਮਹੀਨੇ _ਵਿਚ) ਕੁਝ _ਵੀ ਸੰਤੋਸ਼ ਨਹੀਂ ਹੁੰਦਾ, ਸ਼ਰੀਰ 
ਸੁਕ ਰਿਹਾ ਹੈ ਜਿਵੇਂ (ਠੰਡੀ ਹਵਾ ਨਾਲ) _ਕੈਮੀਆਂ ਕੁਮਲਾ ਜਾਂਦੀਆਂ _ਹਨ। (ਕਾਰਨ ਇਹ 
ਹੈ ਕਿ) ਲੁਭਾਇਮਾਨ ਹੋਕੇ ਉਨ੍ਹਾਂ _(ਸ਼ਹਿਰਨਾਂ) ਦੇ ਪ੍ਰੇਮ ਵਿਚ ਜਕੜਿਆ ਗਿਆ ਹੈ, (ਉਸ 
ਦਾ) ਨ ਹਿਰਦਾ ਦੁਖਿਆ ਹੈ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਖਿਚ ਪਈ ਹੈ।੯੨੩। 


ਮਾਘ (ਦੇ ਮਹੀਨੇ ਵਿਚ) ਘਰ ਵਿਚ _ਪਤੀ ਨਹੀਂ _ਹੈ, ਇਸ ਲਈ ਸੂਰਜ ਦੀ ਜੋਤਿ 
ਵੀ _ਸਾੜਦੀ _ਹੈ। ਦਿਨਾਂ _ਦਾ ਗੁਜ਼ਰਨਾ _ਪਤਾ ਨਹੀਂ _ਲਗਦਾ _ਅਤੇ _ਰਾਤ ਬਹੁਤ _ਹੀ ਵੱਡੀ 
ਹੋ ਗਈ ਹੈ। _ਕੋਇਲਾਂ, ਕਬੂਤਰਾਂ ਅਤੇ _ਭੌਰਿਆਂ ('ਸਿਲੀਮੁਖ”) ਨੂੰ ਬੋਲਦਿਆਂ ਵੇਖ ਕੇ ਅਤੇ 
ਸੁਣ ਕੇ ਡਰ ਲਗਦਾ ਹੈ। (ਕ੍ਰਿਸ਼ਨ ਨੇ) ਉਨ੍ਹਾਂ _(ਸ਼ਹਿਰਨਾਂ) ਨਾਲ ਪ੍ਰੀਤ ਪਾ ਲਈ ਹੈ, (ਉਸ 
ਦਾ) ਨ ਹਿਰਦਾ ਦੁਖਿਆ ਅਤੇ ਨ ਹੀ (ਪ੍ਰੇਮ ਦੀ) ਪੀੜ ਦੀ ਕਸਕ ਪਈ ਹੈ।੯੨੪। 

ਫੌਗਣ (ਦੇ ਮਹੀਨੇ ਵਿਚ) _ਫਾਗ _(ਹੋਲੀ) ਦਾ ਮੋਹ _ਸੁਹਾਗਣਾਂ (ਦੇ ਮਨ) ਵਿਚ 
ਵੱਧ ਗਿਆ ਹੈ ਅਤੇ ਸੁਹਾਗ _ਭਾਗ _ਨਾਲ ਸ਼ੋਭਾ ਪਾ ਰਹੀਆਂ _ਹਨ। _ਸ਼ਰੀਰ ਦੇ ਬਸਤ੍ਰ _ਕੇਸਰੀ 
ਰੰਗ _ਦੇ _ਬਣਾਏ ਹੋਏ ਹਨ ਅਤੇ ਗੁਲਾਬ _(ਦਾ ਅਰਕ), _ਅਲਤਾ ਅਤੇ _ਗੁਲਾਲ _ਉਡਾਉਦੀਆਂ 
ਹਨ। ਉਹ _ਛਬੀ (ਕਵੀ ਨੇ ਇੰਜ) ਜਾਣੀ ਹੈ, ਮਾਨੋ ਬਾਰ੍ਹਾਂ ਮਹੀਨਿਆਂ ਦੀ (ਸੁਤੀ ਹੋਈ) 
ਕਾਮ _('ਮੈਨ”) ਅਗਨੀ ਨੂੰ ਜਗਾ ਕੇ ਸ਼ੋਭਾਇਮਾਨ ਕਰ ਦਿੱਤਾ ਹੈ। (ਮੈਂ ਕ੍ਰਿਸ਼ਨ ਦੇ ਆਉਣ 
ਦੀ) ਆਸ ਨੁੰ ਤਿਆਗ ਕੇ ਨਿਰਾਸ ਹੋ ਗਈ ਹਾਂ, (ਉਸ ਦਾ) ਨ ਹਿਰਦਾ ਦੁਖਿਆ ਹੈ 


ਅਤੇ ਨਹੀ (ਪ੍ਰੇਮ ਦੀ) ਪੀੜ ਦੀ ਖਿਚ ਮਹਿਸੂਸ ਹੋਈ _ਹੈ।੯੨੫। 
/ਏਲੋ ਨੀ ਲਾਓਦ੍ਹ _ਨਾਟਕਾ ਦੇ ਮਰਸ਼ਨਾਵਤਾਰ ਦੇ /ਕੈਰਹਾ ਨਾਟਕ ਦਾ _ਥਾਨਹਆਹ _ਸਆ੫ਤ/ 


(ਹੇ ਸਖੀ!) ਸੁਣ, ਇਸੇ (ਕ੍ਰਿਸ਼ਨ) ਨਾਲ ਮਿਲ ਕੇ ਅਸਾਂ ਕੁੰਜ ਗਲੀਆਂ ਵਿਚ 
ਖੇਡੀਆਂ ਸਨ। ਉਹ ਉਸ ਥਾਂ ਉਤੇ ਗਾਉਂਦਾ ਹੁੰਦਾ ਸੀ ਅਤੇ ਅਸੀਂ ਮਿਲ ਕੇ 
ਮੰਗਲਮਈ ਗੀਤ _ਗਾਏ _ਸਨ। _ਉਹ ਬੂਜ ਨੂੰ ਤਿਆਗ ਕੇ ਮਥੁਰਾ ਚਲਾ ਗਿਆ ਹੈ 
ਇਨ੍ਹਾਂ _ਗੋਪੀਆਂ ਤੋਂ (ਆਪਣਾ) ਮਨ _ਉਚਾਟ ਕਰ ਲਿਆ ਹੈ। ਊਧਵ ਨੂੰ ਇਸ ਤਰ੍ਹਾਂ ਕਹਿ 


= ੋਰ] 


ਉਨ੍ਹਾਂ ਨੇ ਉੱਚੀ ਆਵਾਜ਼ ਵਿਚ _ਕਿਹਾ--ਹਾਇ ਸਾਡੇ ਘਰ ਸ਼ਿਆਮ ਨਹੀਂ ਆਇਆ ਹੈ।੯੨੬। 
ਨੱਪਆਂ ਨੰ ਉਧਵ ਨੂੰ /ਨਹਾ-- 
੭ਾਵੀਯਾ 

ਹੇ ਊਧਵ! ਸੁਣ, ਇਕ _ਵਾਰ (ਕ੍ਰਿਸ਼ਨ) ਸਾਨੂੰ _ਕੁੰਜ ਗਲੀਆਂ ਵਿਚ ਨਾਲ ਲਈ 
ਫਿਰਦਾ ਸੀ। ਕ੍ਰਿਸ਼ਨ ਜੀ ਬਹੁਤ ਹਿਤ ਨਾਲ ਅਤੇ ਸਾਡੇ ਨਾਲ ਅਤਿ ਅਧਿਕ ਪ੍ਰੇਮ ਕਰ ਕੇ 
ਬਚਨ _ਬਿਲਾਸ ਕਰਦਾ _ਸੀ। ਸਾਡਾ ਮਨ ਉਸ (ਕ੍ਰਿਸ਼ਨ) ਦੇ ਵਸ ਵਿਚ ਹੋ ਗਿਆ ਸੀ ਅਤੇ 
ਬਰਜ ਦੀਆਂ ਨਾਰੀਆਂ ਦੇ ਹਿਰਦੇ ਵਿਚ ਬਹੁਤ ਸੁਖ ਹੋਇਆ ਸੀ। ਹੁਣ ਉਹ (ਸਾਨੂੰ) ਛਡ ਕੇ 
ਮਥੁਰਾ ਨੂੰ ਚਲਾ ਗਿਆ ਹੈ। ਉਸ ਤੋਂ ਵਿਛੁੜ ਕੇ ਜੀਉਣ ਦਾ (ਭਲਾ) ਕੀ ਫਲ ਹੈ। ੯੨੭। 


੩੧੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਲਾਲ 
ਨਵੀਸਾ 
ਗ੍ਹਾਰਨਿ ਪੈ ਜਿਤਨੀ ਫੁਨਿ _ਊਧਵ ਸ੍ਯਾਮ ਕਹੈ ਹਰਿ ਬਾਤ _ਬਖਾਨੀ। 
ਕੋ ਉਤਰ ਦੇਤ ਭਈ ਨਹਿ ਪ੍ਰੇਮ ਚਿਤਾਰ ਸਭੇ ਉਚਰਾਨੀ। 
ਜਾਹੀ ਕੇ ਦੇਖਤ ਭੋਜਨ ਖਾਤ ਸਖੀ ਜਿਹ ਕੇ ਬਿਨੁ ਪੀਤ ਨ _ਪਾਨੀ। 
ਗ੍ਯਾਨ ਕੀ ਜੋ ਇਨ ਬਾਤ ਕਹੀ ਤਿਨ ਹੂੰ ਹਿਤ ਸੋ ਕਰਿ ਏਕ ਨ ਜਾਨੀ। ੯੨੮। 


ਗੋਪਨ ਭਾਲ _ਉਧਵ ਮੱ 
ਹਾਵੀਯਾਂ 
ਤਿਨ ਊਧਵ ਸੈਗਿ ਕਹਿਯੋ ਹਰਿ ਸੋ ਸੁਨ ਊਧਵ ਯੋ ਕਹੀਯੋ। 
ਕਰਿ _ਉਧਵ _ਗ੍ਯਾਨ ਜਿਤੋ ਪਠਿਯੋ ਤਿਤਨੋ ਸਭ ਹੀ ਗਹੀਯੋ। 
ਹੀ ਇਨ ਗ੍ਰਾਰਨਿ ਪੈ ਕਬਿ ਸ੍ਯਾਮ ਕਹਿਯੋ ਹਿਤ ਆਖਨ ਸੋ _ਚਹੀਯੋ। 
ਇਨ ਕੋ ਤੁਮ ਤਿਆਗ ਗਏ ਮਥੁਰਾ ਹਮਰੀ ਸੁਧਿ ਲੇਤ ਸਦਾ ਰਹੀਯੋ। ੯੨੯। 


ਜਬ ਊਧਵ ਸੋ ਇਹ ਭਾਤਿ ਕਹਿਯੋ ਤਬ ਊਧਵ ਕੋ ਮਨ ਪ੍ਰੇਮ ਭਰਿਯੋ ਹੈ। 

ਅਉਰ ਗਈ ਸੁਧਿ ਭੂਲ ਸਭੈ ਮਨ ਤੇ ਸਭ ਗ੍ਯਾਨ ਹੁਤੋ ਸੁ ਟਰਿਯੋ _ਹੈ। 

ਸੋ ਮਿਲਿ ਕੈ ਸੈਗਿ ਗ੍ਰਾਰਨਿ ਕੇ ਅਤਿ ਪ੍ਰੀਤਿ ਕੀ ਬਾਤ ਕੇ ਸੈਗਿ ਢਰਿਯੋ ਹੈ। 
ਗ੍ਯਾਨ ਕੇ ਡਾਰ ਮਨੋ ਕਪਰੇ ਹਿਤ ਕੀ ਸਰਿਤਾ ਹਿਤ ਮਹਿ ਕੂਦ ਪਰਿਯੋ_ਹੈ। ੯੩0। 


ਮਿਲ ਕੈ 
ਕਹਿ ਕੈ 
ਸਭ 


ਯੌ ਕਹਿ ਸੈਗਿ ਗੁਆਰਨਿ ਕੇ ਜਬ ਹੀ ਸਭ ਗ੍ਰਾਰਨਿ ਕੋ ਹਿਤ ਚੀਨੋ। 

ਊਧਵ ਗ੍ਯਾਨ ਦਯੋ ਤਜਿ ਕੈ ਮਨ ਮੈ ਜਬ ਪ੍ਰੇਮ ਕੋ ਸੰਗ੍ੂਹ ਕੀਨੋ। 

ਹੋਇ ਗਯੋ ਤਨਮੈ ਹਿਤ ਸੋ ਇਹ ਭਾਤਿ ਕਹਿਯੋ ਸੁ ਕਰਿਯੋ ਬ੍ਰਿਜ ਹੀਨੋ। 
ਤ੍ਯਾਗਿ ਗਏ ਤੁਮ ਕੋ ਮਥਰਾ ਤਿਹ ਤੇ ਹਰਿ ਕਾਮ ਸਖੀ ਘਟ ਕੀਨੋ। ੯੩੧। 


ਇਧਵ ਬਾਜ ਗੋਮਿਨ ਨੌਂ 
ਹਾਵੀਯ” 
ਜਾਇ ਕੈ ਹਉ ਮਥਰਾ ਮੈ ਸਖੀ ਹਰਿ ਤੇ ਤੁਮ ਲਯੈਬੇ ਕੋ ਦੂਤ ਪਠੈ ਹੋ। 
ਬੀਤਤ ਜੋ ਤੁਮ ਪੈ ਬਿਰਥਾ ਸਭ ਹੀ ਜਦੁਰਾਇ ਕੇ ਪਾਸ ਕਹੈ ਹੋ। 
ਕੈ ਤੁਮਰੀ ਬਿਨਤੀ ਉਹ ਪੈ ਬਿਧਿ ਜਾ ਰਿਝ ਹੈ ਬਿਧਿ ਤਾ ਰਿਝਵੈ ਹੋ। 
ਪਾਇਨ ਪੈ ਕਬਿ ਸ੍ਯਾਮ ਕਹੈ ਹਰਿ ਕੌ ਬ੍ਰਿਜ ਭੀਤਰ ਫੇਰਿ ਲਿਯੈ ਹੋ। ੯੩੨। 


ਯੌ ਜਬ _ਊਧਵ ਬਾਤ ਕਹੀ ਉਠਿ ਪਾਇਨ ਲਾਗਤ ਭੀ ਤਬ ਸੋਊ। 
ਦੂਖ ਘਟਿਓ ਤਿਨ ਕੇ ਮਨ ਤੇ ਅਤਿ ਹੀ ਮਨ ਭੀਤਰ ਆਨੰਦ ਹੋਊ। 
ਕੈ ਬਿਨਤੀ ਸੈਗਿ ਊਧਵ ਕੇ ਕਬਿ ਸ੍ਯਾਮ ਕਹੈ ਬਿਧਿ ਯਾ ਉਚਰੋਊ। 
ਸ੍ਯਾਮ ਸੋ_ਜਾਇ ਕੈ ਯੋ ਕਹੀਯੋ ਕਰਿ ਕੈ ਕਹਿਯੋ ਪ੍ਰੀਤਿ ਨ ਤ੍ਯਾਗਤ ਕੋਊ। ੯੩੩। 


ਕ੍ਰਿਸਨਾਵਤਾਰ ੩੧੭ 


ਕਵਾੰਂ ਨੰ /ਨਾਹਾ-- 
ਹਵੀਯਾਂ 

(ਕਵੀ) _ਸ਼ਿਆਮ _ਕਹਿੰਦੇ _ਹਨ, _ਊਧਵ _ਨੇ ਕ੍ਰਿਸ਼ਨ _ਦੀਆਂ _ਜਿਤਨੀਆਂ _ਵੀ _ਗੱਲਾਂ 
ਗੋਪੀਆਂ ਨੂੰ ਕਹੀਆਂ _ਸਨ। ਉਨ੍ਹਾਂ ਦਾ ਗਿਆਨ ਪੂਰਵਕ ਉੱਤਰ ਨ ਦੇ ਨੂੰ 
ਰਦੀਆਂ ਹੋਈਆਂ ਉੱਤਰ ਦਿੰਦੀਆਂ _ਰਹੀਆਂ। ਹੇ ਸਖੀ! ਜਿਸ ਨੂੰ ਵੇਖ _ਕੇ ਭੋਜਨ ਖਾਂਦੀਆਂ 
ਸਾਂ ਅਤੇ ਜਿਸ ਤੋਂ ਬਿਨਾ ਪਾਣੀ ਵੀ ਨਹੀਂ _ਪੀਂਦੀਆਂ ਸਾਂ। ਇਸ 
ਕੇ ਜੋ ਵੀ ਗਿਆਨ ਦੀ ਗੱਲ ਕੀਤੀ, ਉਹ ਉਨ੍ਹਾਂ ਨੇ ਇਕ ਨ ਮੌਨੀ।੯੨੮। 


ਉਨ੍ਹਾਂ _(ਗੋਪੀਆਂ) ਨੇ ਮਿਲ ਕੇ ਊਧਵ ਨੂੰ ਕਿਹਾ--ਹੇ ਊਧਵ! ਸੁਣ, ਸ੍ਰੀ ਕ੍ਰਿਸ਼ਨ ਨੂੰ 


ਇਸ ਤਰ੍ਹਾਂ ` ਕਹਿਣਾ। _ਊਧਵ ਹੱਥੀਂ ਜਿਤਨਾ ਵੀ ਗਿਆਨ ਕਹਿ _ਕੇ ਭੇਜਿਆ ਸੀ, (ਅਸੀਂ) 


ਜਦ _ਗੋਪੀਆਂ ਨੇ ਇਸ ਤਰ੍ਹਾਂ ਊਧਵ ਨੂੰ ਕਿਹਾ, ਤਦ ਊਧਵ ਦਾ ਮਨ ਪ੍ਰੇਮ ਨਾਲ 
ਭਰ ਗਿਆ। (ਉਸ ਦੇ) ਮਨ ਤੋਂ ਹੋਰ ਸਾਰੀ ਸੁਧ ਬੁਧ ਭੁਲ ਗਈ ਅਤੇ ਜੋ ਗਿਆਨ ਸੀ, 
ਉਹ ਵੀ ਦੂਰ ਹੋ ਗਿਆ। ਉਹ ਗੋਪੀਆਂ ਦੇ ਸੰਗ ਮਿਲ ਕੇ ਅਤਿ ਪ੍ਰੇਮ ਦੀ ਗੱਲ ਨਾਲ 
ਢਲ _ਗਿਆ। (ਇੰਜ ਪ੍ਰਤੀਤ ਹੁੰਦਾ ਹੈ), _ਮਾਨੋ ਗਿਆਨ _ਦੇ ਕਪੜੇ ਉਤਾਰ ਕੇ ਪ੍ਰੇਮ ਦੀ 
ਨਦੀ _ਵਿਚ _ਕੁੱਦ _ਪਿਆ ਹੋਵੇ।੯੩0। 

ਜਦੋਂ ਇਸ ਤਰ੍ਹਾਂ ਦੇ ਬਚਨ _ਗੋਪੀਆਂ ਨਾਲ ਹੋਏ, ਤਾਂ ਉਸ ਨੇ ਗੋਪੀਆਂ ਦਾ ਪ੍ਰੇਮ 
ਜਾਣ _ਲਿਆ। _ਊਧਵ ਨੇ (ਤਦ) ਗਿਆਨ ਨੂੰ ਤਿਆਗ ਦਿੱਤਾ ਅਤੇ ਉਸ ਵੇਲੇ ਮਨ ਵਿਚ 
ਪ੍ਰੇਮ ਨੂੰ ਵਸਾ ਲਿਆ। (ਉਹ) ਪ੍ਰੇਮ ਵਿਚ ਮਗਨ ਹੋ ਗਿਆ ਅਤੇ ਇਸ ਤਰ੍ਹਾਂ ਕਹਿਣ ਲਗਾ 


ਕਿ (ਕ੍ਰਿਸ਼ਨ ਨੇ) ਬੂਜ ਨੂੰ ਸੁੰਨਾ ਕਰ ਦਿੱਤਾ ਹੈ। ਹੇ ਸਖੀ! ਤੁਹਾਡੇ ਵਰਗੀਆਂ ਨੂੰ ਤਿਆਗ 
ਜਿ ਪਰ ਇਮ ਦਿ ਨਿਹ ਮਿ ਤੀ ਤੀ 
ਉਧਵ ਨੰ _ਨੱਆੰਂ ਨੂੰ /ਨਹਾ-- 

ਸ਼ਵੰਯਾ 


ਹੇ _ਸਖੀ! ਮਥੁਰਾ ਜਾ ਕੇ ਤੁਹਾਨੂੰ ਲੈ _ਜਾਣ _ਲਈ ਕ੍ਰਿਸ਼ਨ ਜੀ ਤੋਂ ਦੂਤ 
ਭਿਜਵਾਵਾਂਗਾ। ਜੋ ਤੁਹਾਡੀ ਦੁਖ ਭਰੀ ਹਾਲਤ _ਬੀਤ ਰਹੀ ਹੈ, ਉਹ ਸਾਰੀ ਕ੍ਰਿਸ਼ਨ ਨੂੰ ਕਹਿ 
ਸੁਣਾਵਾਂਗਾ। _ ਉਸ _ ਕੋਲ ਤੁਹਾਡੀ _ਬੇਨਤੀ, _ ਜਿਸ _ ਤਰ੍ਹਾਂ ਇਸ 


ੋਰ] 


ਉਸ 
ਦਿਆਂਗਾ। ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ (ਮੈਂ) ਸ੍ਰੀ ਕ੍ਰਿਸ਼ਨ ਨੂੰ 


ਚ ਘ ਚ 


ਫਿਰ ਬੂਜ _ਵਿਚ ਲੈ ਕੇ ਆਵਾਂਗਾ।੯੩੨। 


(ਊਧਵ ਦੇ) ਪੈਰੀਂ ਪੈ _ਗਈਆਂ।_ ਉਨ੍ਹਾਂ ਦੇ ਮਨ ਤੋਂ ਦੁਖ ਘਟ ਗਿਆ ਅਤੇ ਮਨ _ਵਿਚ 
ਬਹੁਤ ਆਨੰਦ ਵਧ _ਗਿਆ। _ਕਵੀ _ਸ਼ਿਆਮ _ਕਹਿੰਦੇ ਹਨ, _ਊਧਵ _ਅਗੇ _ਬੇਨਤੀ _ਕਰ ਕੇ 
(ਉਨ੍ਹਾਂ _ਗੋਪੀਆਂ ਨੇ) ਇਸ ਤਰ੍ਹਾਂ ਕਿਹਾ-- ਕ੍ਰਿਸ਼ਨ ਪਾਸ ਜਾ ਕੇ ਇਸ ਤਰ੍ਹਾਂ ਕਹਿਣਾ (ਕਿ 
ਗੋਪੀਆਂ ਨੇ) ਕਿਹਾ ਹੈ--ਪੁੀਤ ਕਰ ਕੇ _ਕੋਈ _ਤਿਆਗਦਾ _ਨਹੀਂ__ਹੈ।੯੩੩। 


੩੧੮ 


ਸੀ _ਦਸਮ-ਗ੍ਰੰਥ _ਸਾਹਿਬ 


ਕੁੰਜ ਗਲੀਨ ਮੈ ਖੇਲਤ ਹੀ ਸਭ _ਹੀ ਮਨ ਗ੍ਰਾਰਨਿ ਕੋ ਹਰਿਓ। 

ਜਿਨ ਕੇ ਹਿਤ ਲੋਗਨ ਹਾਸ ਸਹਿਯੋ ਜਿਨ ਕੇ ਹਿਤ ਸਤ੍ਰਨ ਸੋ _ਲਰਿਓ। 
ਸੈਗਿ ਊਧਵ ਕੇ ਕਬਿ ਸ੍ਯਾਮ ਕਹੈ ਬਿਨਤੀ ਕਰਿ ਕੈ ਇਮ ਉਚਰਿਓ। 
ਹਮ ਤ੍ਯਾਗਿ ਗਏ ਬ੍ਰਿਜ ਮੈ ਮਥਰਾ ਤਿਹ ਤੇ ਤੁਮ ਕਾਮ ਬੁਰੋ ਕਰਿਓ। ੯੩੪। 


ਬ੍ਰਿਜ ਬਾਸਨ ਤ੍ਯਾਗਿ ਗਏ ਮਥੁਰਾ ਪੁਰ _ਬਾਸਿਨ ਕੇ ਰਸ ਭੀਤਰ _ਪਾਗਿਓ। 
ਪ੍ਰੋਮ ਜਿਤੋ ਪਰ ਗ੍ਰਾਰਨਿ ਥੋ ਉਨ ਸੈਗਿ ਰਚੇ ਇਨ ਤੇ ਸਭ ਭਾਗਿਓ। 
ਦੈ ਤੁਹਿ ਹਾਥਿ ਸੁਨੋ ਬਤੀਯਾ ਹਮ ਜੋਗ ਕੇ ਭੇਖ _ਪਠਾਵਨ _ਲਾਗਿਓ। 
ਤਾ ਸੈਗਿ ਊਧਵ ਯੌ ਕਹੀਯੋ ਹਰਿ ਜੂ ਤੁਮ ਪ੍ਰੇਮ ਸਭੈ ਅਬ ਤ੍ਯਾਗਿਓ। ੯੩੫। 


ਉਧਵ ਜੋ ਤਜਿ ਕੈ ਬ੍ਰਿਜ ਕੋ ਚਲਿ ਕੈ ਜਬ ਹੀ ਮਥੁਰਾ ਪੁਰਿ ਜਈਸਯੈ। 
ਪੈ ਅਪੁਨੇ ਚਿਤ ਮੈ ਹਿਤ ਕੈ ਹਮ ਓਰ ਤੇ ਸ੍ਯਾਮ ਕੇ ਪਾਇਨ ਪਈਸਯੈ। 

ਕੈ ਅਤਿ ਹੀ ਬਿਨਤੀ ਤਿਹ ਪੈ ਫਿਰ ਕੈ ਇਹ ਭਾਤਿ ਸੋ ਉਤਰ ਦਈਜੈ। 
ਪ੍ਰੀਤਿ ਨਿਬਾਹੀਯੈ ਤਉ ਕਰੀਯੈ ਪਰ ਯੌ ਨਹੀ ਕਾਹੂੰ ਸੋ ਪ੍ਰੀਤਿ ਕਰਈਜਯੈ। ੯੩੬। 
ਉਧਵ ਮੋ _ ਸੁਨ ਲੈ ਬਤੀਯਾ ਜਦੁਬੀਰ ਕੋ _ਧ੍ਯਾਨ ਜਬੈ ਕਰਿ _ਹੋ। 

ਬਿਰਹਾ ਤਬ ਆਇ ਕੈ ਮੋਹਿ ਗੂਸੈ ਤਿਹ ਕੇ ਗੁਸਏ ਨ ਜੀਯੋ ਮਰਿ ਹੋ। 

ਨ ਕਛੂ ਸੁਧਿ ਮੋ ਤਨ ਮੈ ਰਹਿ ਹੈ ਧਰਨੀ ਪਰ ਹ੍ਹੈ ਬਿਸੁਧੀ ਝਰਿ ਹੋ। 

ਤਿਹ ਤੇ ਹਮ ਕੋ ਬ੍ਰਿਥਾ ਕਹੀਐ ਕਿਹ ਭਾਤਿ ਸੋ ਧੀਰਜ ਹਉ ਧਰਿ ਹੋ। ੯੩੭। 


ਦੀਨ ਹ੍ਹੈ ਗ੍ਰਾਰਨਿ ਸੋਊ ਕਹੈ ਕਬਿ ਸ੍ਯਾਮ ਜੁ ਥੀ ਅਤਿ ਹੀ ਅਭਿਮਾਨੀ। 

ਕੰਚਨ ਸੇ ਤਨ ਕੰਜ ਮੁਖੀ ਜੋਊ ਰੂਪ ਬਿਥੈ ਰਤਿ ਕੀ ਫੁਨਿ ਸਾਨੀ। 

ਯੌ ਕਹੈ ਬ੍ਰਯਾਕੁਲ ਹ੍ਹੋ ਬਤੀਯਾ ਕਬਿ ਨੇ ਤਿਹ ਕੀ ਉਪਮਾ ਪਹਿਚਾਨੀ। 

ਊਧਵ ਗ੍ਰਾਰਨੀਯਾ ਸਫਰੀ ਸਭ _ਨਾਮ ਲੈ _ਸ੍ਯਾਮ ਕੋ ਜੀਵਤ _ਪਾਨੀ। _੯੩੮। 


ਆਤੁਰ ਹ੍ਹੈ ਬ੍ਰਿਖਭਾਨ ਸੁਤਾ ਸੈਗਿ ਊਧਵ ਕੇ ਸੁ _ਕਹਿਯੋ ਇਮ ਬੈਨਾ। 
ਭੂਖਨ ਭੋਜਨ ਧਾਮ ਜਿਤੋ ਹਮ ਕੇ ਜਦੁਬੀਰ ਬਿਨਾ ਸੁ ਰੁਚੈ ਨਾ। 


ਯੌ ਕਹਿ ਸ੍ਯਾਮ ਬਿਯੋਗ ਬਿਖੈ ਬਸਿ ਗੇ ਕਬਿ ਨੇ ਜਸ ਯੋ ਉਚਰੈਨਾ। 
ਰੋਵਤ ਭੀ ਅਤਿ ਹੀ ਦੁਖ ਸੋ ਜੁ ਹੁਤੇ ਮਨੋ ਬਾਲ ਕੇ ਕੰਜਨ ਨੈਨਾ। ੯੩੯। 


 । 


ਬਿਰਿਖਭਾਨ ਸੁਤਾ ਅਤਿ ਪ੍ਰੇਮ ਛਕੀ ਮਨ ਮੈ ਜਦੁਬੀਰ ਕੋ ਧਿਆਨ ਲਗੈ_ਕੈ। 
ਰੋਵਤ ਭੀ ਅਤਿ ਹੀ ਦੁਖ ਸੋ ਸੰਗ ਕਾਜਰ ਨੀਰ ਗਿਰਿਯੋ ਢਰ ਕੈ ਕੈ। 

ਤਾ ਛਬਿ ਕੋ ਜਸੁ ਉਚ ਮਹਾ ਕਬਿ ਸ੍ਯਾਮ ਕਹਿਯੋ ਮੁਖ ਤੇ ਉਮਗੈ ਕੈ। 
ਚੰਦਹਿ ਕੋ ਜੁ ਕਲੰਕ ਹੁਤੋ ਮਨੋ ਨੈਨਨਿ ਪੈਡ ਚਲ੍ਯੋ ਨਿਚੁਰੈ ਕੈ। ੯੪॥। 


ਕ੍ਰਿਸਨਾਵਤਾਰ ੩੧੯ 
ਕੰਜ ਗਲੀਆਂ ਵਿਚ ਖੇਡਦਿਆਂ ਖੇਡਦਿਆਂ _ਹੀ (ਤੁਸੀਂ) ਸਾਰੀਆਂ _ਗੋਪੀਆਂ ਦਾ ਮਨ 
ਜਿਤ ਲਿਆ ਹੈ। ਜਿਨ੍ਹਾਂ ਦੇ ਪ੍ਰੇਮ ਕਰ ਕੇ (ਤੁਸੀਂ) ਲੋਕਾਂ ਦਾ ਹਾਸਾ _ਸਹਾਰਿਆ ਹੈ ਅਤੇ 
ਜਿਨ੍ਹਾਂ ਦੀ ਪ੍ਰੀਤ ਲਈ ਵੈਰੀਆਂ _ਨਾਲ ਲੜੇ _ਹੋ। _ਕਵੀ ਸ਼ਿਆਮ _ਕਹਿੰਦੇ ਹਨ, _(ਗੋਪੀਆਂ 
ਨੇ) ਬੇਨਤੀ _ਕਰ _ਕੇ _ਉਧਵ _ਨਾਲ _ਇਸ ਤਰ੍ਹਾਂ _ਉਚਾਰਿਆ। _ ਸਾਨੂੰ _ਬ੍ੂਜ _ਵਿਚ _ਤਿਆਗ 
ਕੇ ਮਥੁਰਾ _ਚਲੇ _ਗਏ ਹੋ, _ਇਸ ਲਈ ਤੁਸੀਂ ਮਾੜਾ ਕੰਮ _ਕੀਤਾ _ਹੈ।੯੩੪। 
ਬਰਜ _ਵਿਚ _ਵਸਣ ਵਾਲੀਆਂ ਨੂੰ ਤਿਆਗ _ਗਏ ਹੋ ਅਤੇ ਨਗਰ _ਵਿਚ _ਵਸਣ 
ਵਾਲੀਆਂ ਦੇ (ਪ੍ਰੇਮ) ਰਸ _ਵਿਚ ਮਗਨ ਹੋ ਗਏ ਹੋ। ਜੋ ਪ੍ਰੇਮ ਗੋਪੀਆਂ ਨਾਲ ਸੀ, ਉਨ੍ਹਾਂ 
(ਸ਼ਹਿਰਨਾਂ) ਨਾਲ ਰਚ _ਮਿਚ ਕੇ, ਇਨ੍ਹਾਂ ਤੋਂ ਸਾਰਾ (ਪ੍ਰੇਮ) ਦੂਰ ਹੋ ਗਿਆ ਹੈ। (ਹੇ ਊਧਵ! 
ਤੇਰੇ ਹੱਥੀਂ ਸਾਨੂੰ ਜੋਗ ਦਾ 


ਛਡ 
ਕੇ 
ਨੂੰ (ਅਸਾਂ ਵਲੋਂ) ਉੱਤਰ _ਦੇਣਾ। ਜੇ _ ਪੀਤ 
ਕਿਸੇ 


ਸਨ 
ਤਰ੍ਹਾਂ ਵਿਆਕੁਲ ਹੋ ਕੇ ਗੱਲਾਂ ਕਰਦੀਆਂ ਹਨ, ਕਵੀ ਨੇ ਉਸ (ਦ੍ਰਿਸ਼) ਦੀ ਇਹ 
ਲਭੀ ਹੈ। ਹੇ ਊਧਵ! ਸਾਰੀਆਂ _ਗੋਪੀਆਂ ਤਾਂ _ਮੌਛੀਆਂ ਹਨ ਅਤੇ ਕ੍ਰਿਸ਼ਨ ਦੇ ਨਾਮ ਦਾ ਪਾਣੀ 
ਲੈ ਲੈ ਕੇ ਜੀਉਂਦੀਆਂ _ਹਨ।੯੩੮। 

ਦੁਖੀ ਹੋਕੇ ਰਾਧਾ ਨੇ _ਉਧਵ ਨਾਲ ਇਸ ਤਰ੍ਹਾਂ ਦੇ 
ਅਤੇ ਘਰ (ਆਦਿਕ) ਜੋ ਵੀ ਹੈ, ਸ੍ਰੀ ਕ੍ਰਿਸ਼ਨ ਤੋਂ ਬਿਨਾ ਚੰਗਾ 


ਨਹੀਂ _ਲਗਦਾ। _ਇਸ ਤਰ੍ਹਾਂ 
ਕਹਿ ਕੇ ਉਸ ਦੇ (ਨੈਣ) ਕ੍ਰਿਸ਼ਨ ਦੇ ਵਿਯੋਗ ਦੇ ਵਸ ਵਿਚ ਹੋ ਗਏ ਜਿਸ ਦਾ ਯਸ਼ ਕਵੀ 
ਨੇ ਇਸ ਤਰ੍ਹਾਂ ਉਚਾਰਿਆ _ਹੈ। _ਬਾਲਿਕਾ _(ਰਾਧਾ) _ਦੇ ਕਮਲ _ਵਰਗੇ ਜੋ ਨੈਣ _ਸਨ ਮਾਨੋ 


ਅਤਿ _ ਅਧਿਕ _ਦੁਖ _ਨਾਲ _ਰੋਣ _ਲਗ ਗਏ _ਹੋਣ।੯੩੯। 

ਰਾਧਾ ਪ੍ਰੇਮ ਵਿਚ ਬਹੁਤ ਮਗਨ ਸੀ ਅਤੇ ਮਨ ਵਿਚ ਕ੍ਰਿਸ਼ਨ ਦਾ ਧਿਆਨ ਲਗਿਆ 
ਹੋਇਆ _ਸੀ। ਬਹੁਤ ਦੁਖ _ਕਾਰਨ _ਰੋਣ ਲਗ ਗਈ _ਅਤੇ ਹੰਝੂਆਂ _ਨਾਲ _ਕਜਲਾ _ਵੀ _ਢਲ 
ਕੇ ਡਿਗ ਰਿਹਾ ਸੀ। ਉਸ ਛਬੀ ਦਾ ਉੱਚਾ _ਅਤੇ ਮਹਾਨ ਯਸ਼ ਕਵੀ ਸ਼ਿਆਮ ਨੇ ਮੁਖ 
ਤੋਂ ਇਸ ਤਰ੍ਹਾਂ ਉਮਗ ਕੇ _ਕਿਹਾ। ਮਾਨੋ _ ਚੰਦ੍ਰਮਾ ਨੂੰ ਲਗਿਆ ਕਲੰਕ ਨੈਣਾਂ ਦੇ ਰਸਤੇ ਨਿਚੁੜ 
ਚਲਿਆ ਹੋਂਵੇ।੯੪0। 


੩੨0 


ਸੀ _ਦਸਮ-ਗ੍ਰੰਥ _ਸਾਹਿਬ 


ਗਹਿ ਧੀਰਜ _ਊਧਵ ਸੋ _ਬਚਨਾ ਬ੍ਰਿਖਭਾਨ ਸੁਤਾ ਇਹ _ਭਾਤਿ ਉਚਾਰੇ। 
ਨੇਹੁ ਤਜਿਯੋ ਬ੍ਰਿਜ ਬਾਸਨ ਸੋ ਤਿਹ ਤੇ ਕਛੂ ਜਾਨਤ ਦੋਖ _ਬਿਚਾਰੇ। 
ਬੈਠਿ ਗਏ ਰਥ ਭੀਤਰ ਆਪ ਨਹੀ ਇਨ ਕੀ ਸੋਊ ਓਰਿ ਨਿਹਾਰੇ। 
ਤ੍ਯਾਗਿ ਗਏ ਬ੍ਰਿਜ ਕੋ ਮਥੁਰਾ ਹਮ ਜਾਨਤ ਹੈ ਘਟ ਭਾਗ ਹਮਾਰੇ। ੯੪੧। 


ਜਬ ਜੈਹੋ ਕਹਿਯੋ ਮਥੁਰਾ ਕੈ ਬਿਖੈ ਹਰਿ ਪੈ ਹਮਰੀ ਬਿਨਤੀ ਇਹ ਕੀਜੋ। 
ਪਾਇਨ ਕੋ ਗਹਿ ਕੈ ਰਹੀਯੋ ਘਟਕਾ ਦਸ ਜੋ ਮੁਹਿ ਨਾਮਹਿ ਲੀਜੋ। 
ਤਾਹੀ ਕੇ ਪਾਛੇ ਤੇ ਮੋ ਬਤੀਯਾ ਸੁਨਿ ਲੈ ਇਹ ਭਾਤਹਿ ਸੋ _ਉਚਰੀਜੋ। 
ਜਾਨਤ ਹੋ ਹਿਤ ਤ੍ਯਾਗ ਗਏ ਕਬਹੂੰ ਹਮਰੇ ਹਿਤ ਕੇ ਸੰਗ ਭੀਜੋ। ੯੪੨। 


ਊਧਵ ਕੋ_ਬ੍ਰਿਖਭਾਨ ਸੁਤਾ ਬਚਨਾ ਇਹ ਭਾਤਿ ਸੋ _ਉਚਰਿਯੋ _ਹੈ। 

ਤਿਆਗ ਦਈ ਜਬ ਅਉਰ ਕਥਾ ਮਨ ਜਉ ਸੈਗਿ ਸ੍ਯਾਮ ਕੇ ਪ੍ਰੇਮ ਭਰਿਯੋ ਹੈ। 
ਤਾ ਸੰਗ ਸੋਊ ਕਹੋ ਬਤੀਯਾ ਬਨ ਮੈ ਹਮਰੋ ਜੋਊ ਸੈਗਿ ਅਰਿਯੋ ਹੈ। 

ਮੈ ਤੁਮਰੇ ਸੈਗਿ ਮਾਨ ਕਰਿਯੋ ਤੁਮ ਹੂੰ ਹਮਰੇ ਸੈਗ ਮਾਨ ਕਰਿਯੋ_ਹੈ। ੯੪੩॥। 
ਬਨ ਮੈ ਹਮਰੋ ਸੈਗਿ ਕੇਲ ਕਰੇ ਮਨ ਮੈ ਅਬ ਸੋ ਜਦੁਬੀਰ ਚਿਤਾਰੋ। 

ਮੋਰੇ ਜੁ ਸੈਗਿ ਕਹੀ ਬਤੀਯਾ ਹਿਤ ਕੀ ਸੋਈ ਅਪਨੇ ਚਿਤ ਨਿਹਾਰੋ। 

ਤਾਹੀ ਕੋ ਧ੍ਯਾਨ ਕਰੋ ਕਿਹ ਹੇਤ ਤਜਿਯੋ ਬ੍ਰਿਜ ਔ ਮਥੁਰਾ ਕੋ_ਪਧਾਰੋ। 
ਜਾਨਤ ਹੈ ਤੁਮਰੋ ਕਛੁ ਦੋਸ ਨਹੀ ਕਛੁ ਹੈ ਘਟ ਭਾਗ ਹਮਾਰੋ। ੯੪੪੧ 


ਯੌ ਸੁਨਿ ਉਤਰ ਦੇਤ ਭਯੋ ਊਧਵ ਪ੍ਰੀਤਿ ਘਨੀ ਹਰਿ ਕੀ ਸੰਗ ਤੇਰੈ। 
ਜਾਨਤ ਹੋ ਅਬ ਆਵਤ ਹੈ ਉਪਜੈ ਇਹ ਚਿੰਤ ਕਹਿਯੋ ਮਨ ਮੇਰੈ। 
ਕਿਉ ਮਥਰਾ ਤਜਿ ਆਵਤ ਹੈ ਜੁ ਫਿਰੈ ਨਹਿ ਗ੍ਰਾਰਨਿ ਕੇ ਫੁਨਿ ਫੇਰੈ। 
ਜਾਨਤ ਹੈ ਹਮਰੇ ਘਟਿ ਭਾਗਨ ਆਵਤ ਹੈ ਹਰਿ ਜੂ ਫਿਰਿ ਡੇਰੈ। ੯੪੫। 


ਕਹਿ ਰੋਵਤ ਭੀ ਲਲਨਾ ਅਪਨੇ ਮਨ ਮੈ ਅਤਿ ਸੋਕ ਬਢਾਯੋ। 

ਗਿਰੀ ਪ੍ਰਿਥਮੀ ਪਰ ਸੋ ਹ੍ਰਿਦੈ ਆਨੰਦ ਥੋ ਤਿਤਨੋ ਬਿਸਰਾਯੋ। 

ਗਈ ਸੁਧਿ ਅਉਰ ਸਬੈ ਹਰਿ ਕੇ ਮਨ ਧ੍ਯਾਨ ਬਿਥੈ ਤਿਨ ਲਾਯੋ। 
ਕਹਿ ਊਧਵ ਸੋ ਤਿਨਿ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ _ਆਯੋ। ੯੪੬। 


5 ਪੂ ਓਂ 5੪ 


ਜਾਹੀ ਕੇ ਸੈਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ। 
ਗਾਵਤ ਭਯੋ ਸੋਊ ਠਉਰ ਤਹਾ ਹਮਹੂੰ ਮਿਲ ਕੈ ਤਹ ਮੰਗਲ ਗਾਯੋ। 
ਬ੍ਰਿਜ ਤ੍ਰਯਾਗਿ ਗਏ ਮਥੁਰਾ ਇਨ ਗ੍ਰਾਰਨਿ ਤੇ ਮਨੂਆ ਉਚਟਾਯੋ। 
ਯੋ_ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ ਆਯੋ। ੯੪੭। 


ਗਿ 


ਕ੍ਰਿਸਨਾਵਤਾਰ ੩੨੧ 


ਧੀਰਜ _ਧਾਰਨ _ਕਰ ਕੇ ਰਾਧਾ ਨੇ _ਊਧਵ 
ਵਾਸੀ _ਗੋਪੀਆਂ ਨਾਲ ਨੇਹੁੰ ਤਿਆਗ ਦਿੱਤਾ, ਇਸ ਤੋਂ ਸੋਚ ਹੁੰਦੀ 
ਵਿਚ) ਕੁਝ ਦੋਸ਼ ਜਾਣ ਲਿਆ ਹੈ। (ਜਦੋਂ) ਆਪ 
ਵਲ _ਤਕਿਆ ਹੀ ਨਹੀਂ। _ਬੂਜ ਨੂੰ ਤਿਆਗ ਕੇ ਮਥੁਰਾ _( 


ਸਾਡੇ _ਭਾਗ ਮਾੜੇ _ਹਨ।੯੪੧। 
(ਹੇ ਊਧਵ!) ਜਦੋਂ ਮਥੁਰਾ ਵਿਚ ਜਾਓਗੇ, _(ਤਾਂ) ਕ੍ਰਿਸ਼ਨ ਨੂੰ ਕਹਿਣਾ 
ਰਖਣਾ 


ਇਹ _ ਬੇਨਤੀ _ਕਰਨਾ। ਦਸ _ਘੜੀਆਂ ਤਕ (ਉਨ੍ਹਾਂ `ਦੇ) `ਧੈਰ ਪਕੜੀ 
ਨਾਂ ਲੈਣਾ, ਉਸ ਤੋਂ ਬਾਦ ਮੇਰੀ ਗੱਲ ਨੂੰ ਧਿਆਨ ਨਾਲ ਸੁਣ 


ਕੇ 
(ਮੈਂ) ਜਾਣਦੀ ਹਾਂ, (ਤੁਸੀਂ ਅਸਾਂ ਨਾਲੋਂ) ਪ੍ਰੇਮ ਛਡ ਗਏ ਹੋ, ਪਰ ਕਦੇ 
ਭਿਜ _ਜਾਓ।੯੪੨। 


ਗੱਲ ਕਹਿ ਦੇਣਾ ਜੋ ਬਨ ਵਿਚ ਮੇਰੇ ਨਾਲ ਅੜ _ਖੜੋਤਾ _ਸੀ। _(ਉਦੋਂ) ਮੈਂ ਤੁਹਾਡੇ ਨਾਲ 
ਰੋਸਾ _('ਮਾਨ”) ਕੀਤਾ ਸੀ, _(ਹੁਣ) ਤੁਸੀਂ ਮੇਰੇ _ਨਾਲ ਰੋਸਾ ਕਰ _ਲਿਆ ਹੈ।੯੪੩। 
ਬਨ _ਵਿਚ (ਤੁਸੀਂ) ਮੇਰੇ _ਨਾਲ ਖੇਡਾਂ _ਖੇਡੀਆਂ ਸਨ, ਹੇ ਕ੍ਰਿਸ਼ਨ! ਹੁਣ ਮਨ ਵਿਚ 


॥ 
ਨ 
ਹੀ 
ਕੋ 
ਰੀ 
ਤੱ 
ਰੈ 
" 
5 
ਨ 


। 
€( 


ਵੇਖੋ। ਉਨ੍ਹ ਬੁ 

ਨੂੰ ਚਲੇ ਗਏ ਹੋ। (ਮੈਂ) ਜਾਣਦੀ ਹਾਂ ਕਿ ਤੇਰੇ ਵਿਚ ਕੁਝ ਦੋਸ਼ ਨਹੀਂ ਹੈ, 
ਹੀ _ ਕੁਝ _ ਮਾੜੇ _ ਭਾਗ _ ਹਨ।੯8੪। 

ਇਸ ਤਰ੍ਹਾਂ ਸੁਣ ਕੇ ਊਧਵ ਨੇ ਉੱਤਰ ਦਿੱਤਾ ਕਿ ਕ੍ਰਿਸ਼ਨ 
ਪੀਤ 


ਨੂੰ 
ਵਿਚ ਵੇਖੋ। ਉਨ੍ਹਾਂ ਦਾ ਧਿਆਨ _ਕਰੋ। _ਕਿਸ ਲਈ _ਬੂੂਜ ਨੂੰ _ਤਿਆਗਿਆ ਹੈ 
ਹੈ 


ਹੈ। (ਸੈਂ) ਜਾਣਦਾ ਹਾਂ ਕਿ ਹੁਣ (ਉਹ) ਆਵੇਗਾ - ( 
ਪੈਦਾ ਹੋ__ਰਹੀ ਹੈ, ਮੇਰਾ ਮਨ ਕਹਿੰਦਾ ਹੈ। _ਉਹ ਮਥੁਰਾ ਛਡ _ਕੇ ਕਿਉਂ ਆਵੇਗਾ 
ਦੇ ਮੋੜਨ ਤੇ ਵੀ ਨਹੀਂ ਮੁੜਿਆ ਸੀ। (ਰਾਧਾ ਕਹਿਣ ਲਗੀ ਮੈਂ) ਜਾਣਦੀ 
ਮੇਰੇ ਭਾਗ _ਮਾੜੇ ਹਨ, ਇਸ ਲਈ ਕਿ ਸ੍ਰੀ ਕ੍ਰਿਸ਼ਨ ਫਿਰ (ਆਪਣੇ) ਵਿਚ 
ਨਹੀ ਆਉਣਗੇ ।੯੪੫। 
ਇਹ ਕਹਿ ਕੇ ਲਲਨਾ (ਰਾਧਾ) ਰੋਣ ਲਗ _ਗਈ ਅਤੇ 
ਸ਼ੋਕ _ਵਧਾ _ਲਿਆ। ਘੁੰਮੇਰੀ ਖਾ ਕੇ ਉਹ _ਧਰਤੀ _ਉਤੇ ਡਿਗ 
ਹੋਰ ਸਾਰੀ 
ਤਰ੍ਹਾਂ 


8 ਪ੍ਰ 


%. ੨ ਡੂ੍‌ 
ਤੂ 


(ਜਿਤਨਾ) ਆਨੰਦ _ਸੀ, ਉਹ _(ਸਾਰਾ) ਭੂਲਾ ਦਿੱਤਾ। 

ਮਨ ਨੂੰ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਲਗਾ ਦਿੱਤਾ। ਇਸ 
ਨੂੰ ਪੁਕਾਰ ਕੇ _ਕਿਹਾ--ਹਾਇ, ਮੇਰੇ ਘਰ ਵਿਚ (ਅਜੇ ਤਕ) ਸ੍ਰੀ ਕ੍ਰਿਸ਼ਨ ਨਹੀਂ ਆਇਆ 
ਹੰ।੯੪੬। 


ਮੰਗਲਮਈ ਗੀਤ ਗਾਇਆ _ਸੀ। _ਉਹ (ਸ੍ਰੀ ਕ੍ਰਿਸ਼ਨ) ਬੂਜ ਨੂੰ ਤਿਆਗ _ਕੇ ਮਥੁਰਾ _ਚਲਾ 
ਗਿਆ ਹੈ ਅਤੇ ਇਨ੍ਹਾਂ _ਗੋਪੀਆਂ ਤੋਂ ਮਨ _ਉਚਾਟ ਕਰ _ਲਿਆ ਹੈ। ਇਸ ਤਰ੍ਹਾਂ ਕਹਿ ਕੇ 
ਉਸ ਨੇ ਊਧਵ ਨੂੰ ਪੁਕਾਰ ਕੇ _ਕਿਹਾ--ਹਾਇ, _(ਅਜੇ ਤਕ) ਮੇਰੇ ਘਰ ਵਿਚ ਸ੍ਰੀ ਕ੍ਰਿਸ਼ਨ 
ਨਹੀ” ਆਇਆ।੯੪੭। 


੩੨੨ 


ਸੀ _ਦਸਮ-ਗ੍ਰੰਥ _ਸਾਹਿਬ 


ਬ੍ਰਿਜ ਤ੍ਯਾਗਿ ਗਯੋ ਮਥਰਾ ਕੋ ਸੋਊ ਮਨ ਤੇ ਸਭ ਹੀ ਬ੍ਰਿਜ ਨਾਥਿ _ਬਿਸਾਰੀ। 
ਸੰਗਿ ਰਚੇ ਪੁਰ ਬਾਸਿਨ ਕੇ ਕਬਿ ਸ੍ਯਾਮ ਕਹੈ ਸੋਊ ਜਾਨਿ ਪਿਆਰੀ। 
ਊਧਵ ਜੂ ਸੁਨੀਯੈ ਬਿਰਥਾ ਤਿਹ ਤੇ ਅਤਿ ਬ੍ਰਯਾਕੁਲ ਭੀ ਬ੍ਰਿਜ ਨਾਰੀ। 
ਕੰਚੁਰੀ ਜਿਉ ਅਹਿਰਾਜ ਤਜੈ ਤਿਹ ਭਾਤਿ ਤਜੀ ਬ੍ਰਿਜ ਨਾਰ ਮੁਰਾਰੀ। ੯੪੮। 


ਊਧਵ ਕੇ ਫਿਰਿ ਸੰਗ ਕਹਿਯੋ ਕਬਿ ਸ੍ਯਾਮ ਕਹੈ ਬ੍ਰਿਖਭਾਨ ਜਈ ਹੈ। 
ਜਾ ਮੁਖ ਕੇ ਸਮ ਚੰਦੂ ਪ੍ਰਭਾ ਜੁ _ਤਿਹੂੰ ਪੁਰ ਮਾਨਹੁ ਰੂਪ ਮਈ ਹੈ। 


ਸ੍ਯਾਮ ਗਯੋ ਤਜਿ ਕੈ ਬ੍ਰਿਜ ਕੋ ਤਿਹ ਤੇ ਅਤਿ ਬ੍ਯਾਕੁਲ ਚਿਤ ਭਈ ਹੈ। 
ਜਾ ਦਿਨ ਕੇ ਮਥੁਰਾ ਮੈ ਗਏ ਬਿਨੁ ਤ੍ਰੈ ਹਮਰੀ ਸੁਧਿ ਹੂੰ ਨ ਲਈ ਹੈ। ੯੪੯। 


ਜਾ ਦਿਨ ਕੇ ਬ੍ਰਿਜ ਤ੍ਯਾਗਿ ਗਏ ਬਿਨ ਤ੍ਰੈ ਕੋਊ ਮਾਨਸ ਹੂੰ ਨ ਪਠਾਯੋ। 
ਹੇਤ ਜਿਤੋ ਇਨ ਉਪਰ ਥੋ_ਕਬਿ ਸਯਾਮ ਕਹੈ _ਤਿਤਨੋ ਬਿਸਰਾਯੋ। 

ਆਪ ਰਚੇ ਪੁਰ ਬਾਸਿਨ ਸੋ ਇਨ ਕੋ ਦੁਖੁ ਦੈ ਉਨ ਕੋ ਰਿਝਵਾਯੋ। 

ਤਾ ਸੰਗ ਜਾਇ ਕੋ ਯੋ ਕਹੀਯੋ ਹਰਿ ਜੀ ਤੁਮਰੇ ਕਹੁ ਕਾ ਜੀਯ ਆਯੋ। ੯੫0। 


ਤ੍ਯਾਗਿ ਗਏ ਮਥੁਰਾ ਬ੍ਰਿਜ ਕਉ ਚਲਿ ਕੈ ਫਿਰਿ ਆਪ ਨਹੀ ਬ੍ਰਿਜ ਆਏ। 
ਸੈਗਿ ਰਚੇ ਪੁਰਬਾਸਿਨ ਕੇ ਕਬਿ ਸ੍ਯਾਮ ਕਹੈ ਮਨ ਆਨੰਦ ਪਾਏ। 
ਦੈ ਗਯੋ ਹੈ ਇਨ ਕੋ ਦੁਖ ਊਧਵ ਪੈ ਮਨ ਮੈ ਨ ਹੁਲਾਸ ਬਢਾਏ। 
ਆਪ ਨ ਥੇ ਬ੍ਰਿਜ ਮੈ ਉਪਜੇ ਇਨ ਸੋ ਸੁ ਭਏ ਛਿਨ ਬੀਚ ਪਰਾਏ। ੯੫੧। 


ਤ੍ਯਾਗਿ ਗਏ ਨ ਲਈ ਇਨ ਕੀ ਸੁਧਿ ਹੋਤ ਕਛੂ ਮਨਿ ਮੋਹ ਤੁਹਾਰੇ। 
ਆਪ ਰਚੇ ਪੁਰ ਬਾਸਿਨ ਸੋ ਇਨ ਕੇ ਸਭ ਪ੍ਰੇਮ ਬਿਦਾ ਕਰਿ ਡਾਰੇ। 

ਤਾ ਤੇ ਨ ਮਾਨ ਕਰੋ ਫਿਰਿ ਆਵਹੁ ਜੀਤਤ ਭੇ ਤੁਮ ਹੂੰ ਹਮ ਹਾਰੇ। 

ਤਾ ਤੇ ਤਜੋ ਮਥੁਰਾ ਫਿਰਿ ਆਵਹੁ ਹੇ ਸਭ _ਗਊਅਨ ਕੇ _ਰਖਵਾਰੇ। ੯੫੨। 


ਸ੍ਯਾਮ _ਚਿਤਾਰ ਕੈ ਸਯਾਮ ਕਹੈ ਮਨ ਮੈ ਸਭ ਗ੍ਰਾਰਨੀਯਾ ਦੁਖ ਪਾਵੈ। 
ਏਕ ਪਰੈ ਮੁਰਝਾਇ ਧਰਾ ਇਕ _ਬਿਯੋਗ ਭਰੀ ਗੁਨ ਬਿਯੋਗ ਹੀ _ਗਾਵੈ। 
ਕੋਊ ਕਹੈ ਜਦੁਰਾ ਮੁਖ ਤੇ ਸੁਨਿ ਸੂਉਨਨ ਬਾਤ ਤਹਾ ਏਊ ਧਾਵੈ। 
ਜਉ ਪਿਖਵੈ ਨ ਤਹਾ ਤਿਨ ਕੋ ਸੁ ਕਹੈ ਹਮ ਕੋ ਹਰਿ ਹਾਥਿ ਨ ਆਵੈ। ੯੫੩। 


ਕ੍ਰਿਸਨਾਵਤਾਰ ੩੨੩ 


ਬੁਜ ਨੂੰ ਤਿਆਗ ਕੇ ਮਥੁਰਾ ਚਲੇ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਨੇ ਮਨ ਤੋਂ (ਅਸਾਂ) 


੫ 4 


ਹੈ।੯੪੮। 

ਕਵੀ ਸ਼ਿਆਮ ਕਹਿੰਦੇ ਹਨ, _ਰਾਧਾ ਨੇ _ਊਧਵ _ਨਾਲ ਫਿਰ (ਇਸ ਤਰ੍ਹਾਂ) _ਕਿਹਾ। 
ਜਿਸ ਦੇ ਮੁਖ ਵਰਗੀ ਚੰਦੂਮਾ _ਦੀ ਚਮਕ _ਹੈ ਅਤੇ ਤਿੰਨਾਂ ਲੋਕਾਂ ਵਿਚ ਜੋ _ਰੂਪਮਈ ਹੈ। 
ਸ੍ਰੀ ਕ੍ਰਿਸ਼ਨ ਬੂਜ ਨੂੰ ਚਲੇ ਗਏ ਹਨ, ਉਸੇ ਕਰ ਕੇ (ਉਹ) ਚਿੱਤ ਵਿਚ ਬਹੁਤ 


ਜਿਸ ਦਿਨ ਦੇ ਬੂਜ ਨੂੰ ਤਿਆਗ ਕੇ ਗਏ ਹਨ, ਤੇਰੇ ਬਿਨਾ ਕਿਸੇ (ਹੋਰ ਬੰਦੇ) 
ਨੂੰ (ਉਨ੍ਹਾਂ ਸਾਡੇ ਕੋਲ) ਨਹੀਂ _ਭੇਜਿਆ। ਕਵੀ ਸ਼ਿਆਮ ਕਹਿੰਦੇ ਹਨ, ਇਨ੍ਹਾਂ _(ਗੋਪੀਆਂ) ਉਪਰ 
ਜਿਤਨਾ (ਸੀ ਕ੍ਰਿਸ਼ਨ ਦਾ) ਪ੍ਰੇਮ ਸੀ, ਉਹ _ਸਾਰਾ (ਉਸ ਨੇ) ਵਿਸਾਰ ਦਿੱਤਾ _ਹੈ। ਆਪ 
ਸ਼ਹਿਰਨਾਂ ਨਾਲ ਰਚ _ਮਿਚ _ਗਏ ਹਨ ਅਤੇ ਇਨ੍ਹਾਂ (ਗੋਪੀਆਂ) ਨੂੰ ਦੁਖ ਦੇ ਕੇ ਉਨ੍ਹਾਂ ਨੂੰ 
ਰਿਝਾ ਰਹੇ _ਹਨ। (ਹੇ ਊਧਵ!) ਉਨ੍ਹਾਂ ਪਾਸ ਜਾ ਕੇ ਇਸ ਤਰ੍ਹਾਂ ਕਹਿਣਾ ਕਿ ਹੇ ਕ੍ਰਿਸ਼ਨ 
ਜੀ! ਤੁਹਾਡੇ ਮਨ ਵਿਚ ਕੀ ਆ ਗਿਆ ਹੈ।੯੫0। 

(ਜਿਸ ਦਿਨ ਦੇ) ਬੂਜ ਨੂੰ ਛਡ ਕੇ ਮਥੁਰਾ ਚਲੇ ਗਏ ਹੋ, (ਉਸ ਦਿਨ ਦੇ) ਆਪ 
ਬੂਜ _ਵਿਚ ਨਹੀਂ ਆਏ ਹੋ। _ਕਵੀ ਸ਼ਿਆਮ _ਕਹਿੰਦੇ ਹਨ, (ਤੁਸੀਂ) ਸ਼ਹਿਰਨਾਂ ਵਿਚ _ਰਚ 
ਮਿਚ ਗਏ ਹੋ ਅਤੇ ਮਨ ਵਿਚ ਆਨੰਦ ਪ੍ਰਾਪਤ ਕਰ ਰਹੇ _ਹੋ। ਹੇ ਊਧਵ! ਇਨ੍ਹਾਂ _(ਗੋਪੀਆਂ 
ਨੂੰ) (ਕ੍ਰਿਸ਼ਨ) ਦੁਖ ਦੇ ਗਿਆ ਹੈ ਅਤੇ ਫਿਰ (ਇਨ੍ਹਾਂ ਦੇ) ਮਨ ਵਿਚ ਹੁਲਾਸ ਵਧਿਆ ਹੀ 
ਨਹੀਂ _ਹੈ। ਉਹ ਆਪ ਇਨ੍ਹਾਂ ਤੋਂ ਬੂਜ _ਵਿਚ ਨਹੀਂ ਉਪਜੇ ਸਨ, (ਇਸ ਲਈ) _ਉਹ ਛਿਣ 
ਭਰ _ ਵਿਚ _ਪਰਾਏ _ਹੋ__ਗਏ _ ਹਨ।੯੫੧। 

(ਇਨ੍ਹਾਂ ਨੂੰ) ਤਿਆਗ ਗਏ ਅਤੇ (ਫਿਰ) ਇਨ੍ਹਾਂ ਦੀ ਸੁਧ ਨਹੀਂ ਲਈ; ਜੇ ਤੁਹਾਡੇ 
ਮਨ ਵਿਚ ਕੁਝ ਮੋਹ ਹੁੰਦਾ (ਤਾਂ ਇੰਜ ਨ ਕਰਦੇ)। (ਤੁਸੀਂ) ਆਪ ਤਾਂ ਸ਼ਹਿਰਨਾਂ 
ਰਚ _ਮਿਚ ਗਏ ਹੋ ਅਤੇ ਇਨ੍ਹਾਂ ਸਭ ਦਾ ਪ੍ਰੇਮ ਵਿਦਾ ਕਰ ਦਿੱਤਾ ਹੈ। ਇਸ ਲਈ 
ਮਾਣ (ਰੋਸਾ) ਨ ਕਰੋ, ਫਿਰ (ਬੂਜ ਵਿਚ) ਆ ਜਾਓ; ਤੁਸੀਂ ਜਿਤ ਗਏ ਹੋ ਅਤੇ ਅਸੀਂ 
ਹਾਰ ਗਈਆਂ ਹਾਂ। ਇਸ ਲਈ, ਹੇ ਸਾਰੀਆਂ ਗਊਆਂ ਦੇ ਰਖਵਾਲੇ! ਮਥੁਰਾ ਨੂੰ _ਛਡ _ਦਿਓ 
ਅਤੇ ਫਿਰ _(ਬੂਜ _ਵਿਚ) _ਆ ਜਾਓ।੯੫੨। 


ਕੇ 

ਮਨ ਵਿਚ ਦੁਖ ਪਾਉਂਦੀਆਂ ਹਨ। ਇਕ ਧਰਤੀ ਉਤੇ ਮੂਰਫਿਤ ਹੋ ਕੇ 

ਅਤੇ ਇਕ ਵਿਯੋਗ _ਦੀ ਭਰੀ ਹੋਈ ਬਿਰਹੋਂ ਦੇ ਗੁਣ ਗਾਉਂਦੀ ਹੈ। _ਕੋਈ ਮੁਖ ਤੋਂ 'ਹੇ 

ਕ੍ਰਿਸ਼ਨ ਕਹਿੰਦੀ ਹੈ ਅਤੇ (ਕੋਈ ਹੋਰ ਗੋਪੀ) ਇਸ ਗੱਲ ਨੂੰ ਕੰਨਾਂ ਨਾਲ ਸੁਣ ਕੇ ਉਧਰ 
ਪੈਂਦੀ ਹੈ। ਜਦ ਉਥੇ _ਉਸ (ਕ੍ਰਿਸ਼ਨ) ਨੂੰ ਨਹੀਂ ਵੇਖਦੀ, (ਤਾਂ) ਉਹ ਕਹਿੰਦੀ ਹੈ 

ਸਾਡੇ _ਹੱਥ _ਨਹੀਂ _ਲਗਣਗੇ। _੯੫੩। 


੩੨੪ 


ਸੀ _ਦਸਮ-ਗ੍ਰੰਥ _ਸਾਹਿਬ 


ਗ੍ਰਾਰਨਿ ਬ੍ਯਾਕੁਲ ਚਿਤ ਭਈ ਹਰਿ ਕੇ ਨਹੀ ਆਵਨ ਕੀ ਸੁਧਿ ਪਾਈ। 
ਬ੍ਯਾਕੁਲ ਹੋਇ ਗਈ ਚਿਤ ਮੈ ਬ੍ਰਿਖਭਾਨ ਸੁਤਾ ਮਨ ਮੈ ਮੁਰਝਾਈ। 
ਜੋ ਬਿਰਥਾ ਮਨ ਬੀਚ ਹੁਤੀ ਸੋਊ ਊਧਵ ਕੇ ਤਿਹ ਪਾਸ ਸੁਨਾਈ। 


ਸ੍ਯਾਮ ਨ ਆਵਤ ਹੈ ਤਿਹ ਤੇ ਅਤਿ ਹੀ ਦੁਖ ਭਯੋ ਬਰਨਿਯੋ ਨਹੀ ਜਾਈ। ੯੫੪। 


ਊਧਵ ਉਤਰ ਦੇਤ ਭਯੋ ਅਤਿ ਬਿਯੋਗ ਮਨੇ ਅਪਨੇ ਸੋਊ ਕੈ ਹੈ। 
ਗ੍ਰਾਰਨਿ ਕੇ ਮਨ ਮਧਿ ਬਿਥੈ ਕਬਿ ਸ੍ਯਾਮ ਕਹੈ ਜੋਊ ਬਾਤ ਰੂਚੈ ਹੈ। 
ਥੋਰੇ ਹੀ ਦ੍ਰਯੋਸਨ ਮੈ ਮਿਲਿ ਹੈ ਜਿਹ ਕੇ ਉਰ ਮੈ ਨ ਕਛੂ ਭੂਮ ਭੈ ਹੈ। 
ਜੋਗਿਨ ਹੋਇ ਜਪੋ ਹਰਿ ਕੋ ਮੁਖ ਮਾਗਹੁ ਗੀ ਤੁਮ ਸੋ ਬਰੁ ਦੈ ਹੈ। ੯੫੫। 


ਉਨ ਦੈ ਇਮ ਊਧਵ ਗ੍ਯਾਨ ਚਲਿਯੋ _ਚਲਿ ਕੈ ਜਸੁਧਾ ਪਤਿ ਪੈ ਸੋਊ ਆਯੋ। 
ਆਵਤ ਹੀ ਜਸੁਧਾ _ਜਸੁਧਾ ਪਤਿ _ਪਾਇਨ ਊਪਰ _ਸੀਸ _ਝੁਕਾਯੋ। 

ਸ੍ਯਾਮ ਹੀ ਸ੍ਯਾਮ ਸਦਾ ਕਹੀਯੋ ਕਹਿ ਕੈ ਇਹ ਮੋ ਪਹਿ ਕਾਨ੍ਹ ਪਠਾਯੋ। 
ਯੌ ਕਹਿ ਕੈ ਰਥ ਪੈ ਚੜ ਕੈ ਰਥ ਕੋ ਮਥੁਰਾ ਹੀ ਕੀ ਓਰਿ ਚਲਾਯੋ। ੯੫੬। 


ਉਧਵ' ਭਾਲ ਕਾਨੂ ਲੂ: 
ਹਵੀਯਾਂ 
ਆਇ ਤਬੈ ਮਥੁਰਾ ਪੁਰ ਮੈ ਬਲਿਰਾਮ ਅਉ ਸ੍ਯਾਮ ਕੇ ਪਾਇ ਪਰਿਯੋ। 
ਕਹਿਯੋ ਜੋ ਤੁਮ ਮੋ ਕਹਿ ਕੈ ਪਠਿਯੋ ਤਿਨ ਸੋ ਇਹ ਭਾਤਿ ਹੀ ਸੋ ਉਚਰਿਯੋ। 
ਸੰਗ ਨੰਦ ਕੇ ਅਉ ਉਨ ਗ੍ਰਾਰਨਿ ਕੇ ਚਰਚਾ ਕਰਿ ਗ੍ਯਾਨ ਕੀ ਫੇਰਿ ਫਿਰਿਯੋ। 
ਤੁਮਰੋ ਮੁਖ ਭਾਨੁ ਨਿਹਾਰਤ ਹੀ ਤਮ ਸੋ ਦੁਖ ਥੋ ਸਭ ਦੂਰ ਕਰਿਯੋ। ੯੫੭। 


ਤੁਮਰੇ ਪਗ ਭੇਟਿ ਗਯੋ ਜਬ ਹੀ ਤਬ ਹੀ ਫੁਨਿ ਨੰਦ ਕੇ ਧਾਮਿ ਗਯੋ। 

ਤਿਹ ਕੋ ਕਰਿ ਕੈ ਹਰਿ ਗ੍ਯਾਨ ਪ੍ਰਬੋਧ ਉਠਿਯੋ ਚਲਿ ਗ੍ਰਾਰਨਿ ਪਾਸ ਅਯੋ। 
ਤੁਮਰੋ ਉਨ ਦੁਖ ਕਹਿਯੋਂ ਹਮ ਪੈ ਸੁਨਿ ਉਤਰ ਮੈ ਇਹ ਭਾਤਿ ਦਯੋ। 

ਬਲਿ ਸ੍ਯਾਮਹਿ _ਸ੍ਯਾਮ _ਸਦਾ _ਜਪੀਯੋ ਸੁਨਿ _ਨਾਮਹਿ ਪ੍ਰੇਮ ਘਨੋ _ਬਢਯੋ। _੯੫੮। 


ਉਸਵ ਅੰਟੋਸ਼ ਲਾਲ 
ਸ਼ਵੰਯਾ 
ਹਿਹ ਤਿਸ 
ਯੌ _ਕਹੀਯੋ ਪੁਰ _ਬਾਸਿਨ ਕੋ ਤਜਿ ਕੈ ਬ੍ਰਿਜ ਬਾਸਿਨ ਕੋ ਸੁਖੁ ਦਇਯੈ। 
ਜਸੁਧਾ ਇਹ _ਭਾਤਿ ਕਰੀ _ਬਿਨਤੀ _ਬਿਨਤੀ _ਕਹੀਯੋ ਸੰਗਿ ਪੂਤ _ਕਨਇਯੈ। 
ਊਧਵ ਤਾ ਸੰਗ ਯੌ _ਕਹੀਯੋ ਬਹੁਰੋ ਫਿਰਿ ਆਇ ਕੈ ਮਾਖਨ ਖਇਯੈ। ੯੫੯। 


ਕ੍ਰਿਸਨਾਵਤਾਰ ੩੨੫ 


ਸੀ ਕ੍ਰਿਸ਼ਨ ਦੇ ਆਉਣ ਦੀ ਖ਼ਬਰ _ਨ ਮਿਲਣ ਕਰ ਕੇ ਗੋਪੀਆਂ ਚਿਤ ਵਿਚ 
ਵਿਆਕੁਲ ਹੋ __ਗਈਆਂ। ਰਾਧਾ ਵੀ ਚਿਤ ਵਿਚ ਵਿਆਕੁਲ ਹੋ ਗਈ ਅਤੇ ਮਨ ਮੁਰਝਾ 
ਗਈ। ਜੋ ਮਨ ਦੀ ਮਾੜੀ ਹਾਲਤ ਸੀ, ਓਹੀ ਉਸ ਨੇ ਊਧਵ ਪਾਸ _ਕਹਿ ਸੁਣਾਈ। ਕ੍ਰਿਸ਼ਨ 
ਆਏ ਨਹੀਂ ਹਨ, ਉਸ ਕਰ ਕੇ ਬਹੁਤ ਦੁਖ ਹੋ ਰਿਹਾ ਹੈ, (ਜਿਸ ਦਾ) ਵਰਣਨ ਨਹੀਂ ਕੀਤਾ 
ਜਾ _ਸਕਦਾ।੯੫੪। 

ਉਧਵ _ਨੇ ਉੱਤਰ ਦਿੱਤਾ ਜੋ ਆਪਣੇ _ਮਨ _ਵਿਚ _ਬਹੁਤ ਵਿਯੋਗ _ਮਨਾ ਰਿਹਾ _ਹੈ। 
ਕਵੀ _ਸ਼ਿਆਮ _ਕਹਿੰਦੇ _ਹਨ, ਜਿਹੜੀ _ਗੌਲ _ਗੋਪੀਆਂ ਦੇ _ਮਨ _ਵਿਚ ਚੰਗੀ _ਲਗਦੀ _ਹੈ 
(ਉਧਵ ਓਹੀ ਕਹਿਣ ਲਗਦਾ ਹੈ)। (ਸਹੀ ਕ੍ਰਿਸ਼ਨ) ਥੋੜੇ ਹੀ ਦਿਨਾਂ ਵਿਚ (ਉਨ੍ਹਾਂ ਨੂੰ ਆ 
ਕੇ) ਮਿਲਣਗੇ ਜਿਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦਾ ਭਰਮ ਨਹੀਂ _ਹੈ। _ਜੋਗਣਾਂ ਹੋਕੇ 
ਸ੍ਰੀ ਕ੍ਰਿਸ਼ਨ ਨੂੰ ਜਪੋ (ਫਿਰ) ਮੂੰਹੋਂ _ਜੋ_ਮੰਗੋਗੀਆਂ, _ਓਹੀ _ਵਰ _ (ਤੁਹਾਨੂੰ) _ਦੇਵੇਗਾ।੯੫੫। 


ਚਲ ਕੇ ਨੰਦ (ਸਸੁਧਾ ਪਤਿ) ਪਾਸ ਆ ਗਿਆ। (ਉਸ ਦੇ) ਆਉਂਦਿਆਂ ਹੀ ਜਸੋਧਾ ਅਤੇ 
ਨੰਦ ਨੇ (ਉਸ ਦੇ) ਪੈਰਾਂ ਉਤੇ ਸਿਰ ਨਿਵਾ ਦਿੱਤੇ। (ਊਧਵ ਨੇ ਉਨ੍ਹਾਂ ਪਤਿ ਕਿਹਾ!-) “ਸਦਾ 
ਸ਼ਿਆਮ ਹੀ ਸ਼ਿਆਮ ਕਹਿੰਦੇ ਰਹੋ`-- ਇਹ ਕਹਿ ਕੇ ਮੈਨੂੰ ਸ੍ਰੀ ਕ੍ਰਿਸ਼ਨ ਨੇ ਭੇਜਿਆ ਹੈ। ਇਸ 
ਤਰ੍ਹਾਂ ਕਹਿ ਕੇ ਅਤੇ ਰਥ ਉਤੇ ਚੜ੍ਹ ਕੇ (ਉਸ ਨੇ) ਰਥ ਨੂੰ ਮਥੁਰਾ ਵਲ ਚਲਾ 
ਦਿੱਤਾ।੯੫੬। 
ਉਧਵ ਨੰ ਕਲੂ _ਲੰ ਨੂੰ /ਨੈਹਾ-- 
੭ਾਵੰਯਾ 

(ਉਧਵ) ਤਦ ਮਬੁਰਾ ਨਗਰ ਵਿਚ ਆ ਕੇ ਬ਼ਲਰਾਮ ਅਤੇ ਕ੍ਰਿਸ਼ਨ ਦੇ ਪੈਰੀਂ _ਪਿਆ। 
ਅਤੇ ਕਿਹਾ ਕਿ ਜੋ_ਤੁਸੀਂ_ ਮੈਨੂੰ ਕਹਿ ਕੇ ਭੇਜਿਆ ਸੀ, ਉਨ੍ਹਾਂ ਨੂੰ ਮੈਂ _ਉਸੇ ਤਰ੍ਹਾਂ ਕਹਿ ਦਿੱਤਾ 
ਹੈ। ਨੰਦ _ਅਤੇ ਉਨ੍ਹਾਂ _ਗੋਪੀਆਂ ਨਾਲ _ਗਿਆਨ _ਦੀ ਚਰਚਾ __ਕਰ 
ਹਾਂ। ਤੁਹਾਡੇ ਮੁਖ ਰੂਪ ਸੂਰਜ ਨੂੰ ਵੇਖਦਿਆਂ ਹੀ ਦੁਖ ਰੂਪ ਜੋ 
ਦੂਰ _ ਕਰ _ ਦਿੱਤਾ _ਹੈ।੯੫੭। 

ਤੁਹਾਡੇ ਚਰਨ ਛੋਹ ਕੇ ਜਦੋਂ ਗਿਆ ਸਾਂ, ਤਦੋਂ ਹੀ ਫਿਰ ਨੰਦ ਦੇ ਘਰ _ਗਿਆ। 
ਉਸ ਨੂੰ ਹਰ ਤਰ੍ਹਾਂ ਨਾਲ ਗਿਆਨ ਦਾ ਉਪਦੇਸ਼ ਕਰ ਕੇ (ਅਤੇ ਉਥੋਂ) ਉਠ ਕੇ _ਗੋਪੀਆਂ 
ਪਾਸ ਆ ਗਿਆ। ਉਨ੍ਹਾਂ ਨੇ ਤੁਹਾਡੇ (ਵਿਯੋਗ ਦਾ) ਦੁਖ ਮੇਰੇ ਪਾਸ ਕਿਹਾ, (ਉਸ ਨੂੰ) ਸੁਣ 
ਕੇ ਮੈਂ ਇਸ ਢੰਗ ਨਾਲ ਉੱਤਰ _ਦਿੱਤਾ। ਹੇ _ਬਲ੍ਹਿਓ! (ਤੁਸੀਂ) ਸਦਾ ਸ਼ਿਆਮ ਹੀ ਸ਼ਿਆਮ 
ਜਪਦੀਆਂ _ਰਹੋ। (ਸ਼ਿਆਮ ਦਾ) ਨਾਮ ਸੁਣ ਕੇ (ਉਨ੍ਹਾਂ ਦਾ) ਪ੍ਰੇਮ ਬਹੁਤ ਵਧ _ਗਿਆ।੯੫੮। 
ਉਧਵ ਨੇ ਅੰਦੋਸ਼ /ਕੈਹਾ-- 


ਗੋਪੀਆਂ ਨੇ ਮੇਰੇ ਕੋਲ ਇੰਜ ਕਿਹਾ ਕਿ ਸਾਡੇ ਵਲੋਂ ਸ੍ਰੀ ਕ੍ਰਿਸ਼ਨ ਦੇ _ਚਰਨੀਂ _ਪੈਣਾ। 

੍ ਛਡ ਕੇ ਬੂਜ-ਵਾਸਣਾਂ ਨੂੰ ਆ ਕੇ ਸੁਖ ਦਿਓ। 

ਇਹ _ ਬੇਨਤੀ ਮੇਰੇ ਪੁੱਤਰ ਕ੍ਰਿਸ਼ਨ ਨੂੰ ਕਹਿ 

ਦੇਣਾ। ਹੇ ਊਧਵ! ਉਸ ਪਾਸ ਇਸ ਤਰ੍ਹਾਂ ਕਹਿ ਦੇਣਾ ਕਿ ਫਿਰ (ਉਥੇ) ਆ ਕੇ ਮੱਖਣ 
ਖਾ _ਲਵੋਂ।੯੫੯। 


੩੨੬ 


ਸੀ _ਦਸਮ-ਗ੍ਰੰਥ _ਸਾਹਿਬ 


ਅਉਰ ਕਹੀ ਬਿਨਤੀ ਤੁਮ ਪੈ ਸੁ ਸੁਨੋ ਅਰੁ ਅਉਰਨ ਬਾਤਨ ਡਾਰੋਂ। 
ਐਸੇ ਕਹਾ ਜਸੁਧਾ ਤੁਮ ਕੋ ਹਮ ਕੋ ਅਤਿ ਹੀ ਬ੍ਰਿਜਨਾਥ ਪਿਆਰੋ। 
ਤਾ ਤੇ ਕਰੋ ਨ ਕਛੂ ਗਨਤੀ ਹਮਰੋ ਸੁ ਕਹਿਯੋ ਤੁਮ ਪ੍ਰੇਮ ਬਿਚਾਰੋ। 
ਤਾਹੀ ਤੇ ਬੇਗ ਤਜੋ ਮਥੁਰਾ ਉਠ ਕੈ ਅਬ ਹੀ ਬ੍ਰਿਜ ਪੂਤ ਪਧਾਰੋਂ। ੯੬0। 


ਮਾਤ ਕਰੀ ਬਿਨਤੀ ਤੁਮ ਪੈ ਕਬਿ ਸ੍ਯਾਮ ਕਹੈ ਜੋਊ ਹੈ ਬ੍ਰਿਜਰਾਨੀ। 
ਤਾਹੀ ਕੋ ਪ੍ਰੇਮ ਘਨੋ ਤੁਮ ਸੋ _ਹਮ ਆਪਨੇ ਜੀ ਮਹਿ _ਪੁੀਤਿ ਪਛਾਨੀ। 

ਤਾ ਤੇ ਕਹਿਓ ਤਜਿ ਕੈ ਮਥੁਰਾ ਬ੍ਰਿਜ ਆਵਹੁ ਯਾ ਬਿਧਿ ਬਾਤ ਬਖਾਨੀ। 
ਇਯਾਨੇ ਹੁਤੇ ਤਬ ਮਾਨਤ ਥੇ ਅਬ _ਸਯਾਨੇ ਭਏ ਤਬ ਏਕ ਨ ਮਾਨੀ। ੯੬੧। 


ਤਾਹੀ ਤੇ ਸੈਗਿ ਕਹੋ ਤੁਮਰੇ ਤਜਿ ਕੈ ਮਥਰਾ ਬ੍ਰਿਜ ਕੋ ਅਬ ਅਈੈ। 
ਮਾਨ ਕੈ _ਸੀਖ ਕਹੋਂ ਹਮਰੀ ਤਿਹ ਠਉਰ ਨਹੀ ਪਲਵਾ ਠਹਰਈਯੈ। 
ਯੌ ਕਹਿ ਗ੍ਰਾਰਨੀਯਾ ਹਮ ਸੋ ਸਭ ਹੀ ਬ੍ਰਿਜ ਬਾਸਿਨ ਕੋ ਸੁਖ ਦਈਸਯੈ। 
ਸੋ ਸੁਧਿ ਭੂਲ ਗਈ ਤੁਮ ਕੋ ਹਮਰੈ ਜਿਹ ਅਉਸਰ ਪਾਇਨ ਪਈਸਯੈ। ੯੬੨। 
ਤਾਹੀ ਤੇ ਤ੍ਯਾਗਿ ਰਹਿਯੋ ਮਥੁਰਾ ਕਬਿ ਸਯਾਮ ਕਹੈ ਬ੍ਰਿਜ ਮੈ ਫਿਰਿ ਆਵਹੁ। 
ਗ੍ਰਾਰਨਿ ਪ੍ਰੀਤਿ ਪਛਾਨ ਕਹਿਯੋ ਤਿਹ ਤੇ ਤਿਹ ਠਉਰ ਨ _ਢੀਲ _ਲਗਾਵਹੁ। 
ਯੌ ਕਹਿ ਪਾਇਨ ਪੈ ਹਮਰੇ ਹਮ ਸੰਗ ਕਹਿਯੋ ਸੁ ਤਹਾ ਤੁਮ ਜਾਵਹੁ। 
ਜਾਇ ਕੈ ਆਵਹੁ ਯੋ ਕਹੀਯੋ ਹਮ ਕੋ ਸੁਖ ਹੋ ਤੁਮ ਹੂੰ ਸੁਖ ਪਾਵਹੁ। ੯੬੩। 


ਤਾ ਤੇ ਕਹਿਯੋ ਤਜ ਕੈ ਮਥੁਰਾ ਫਿਰਿ ਕੈ ਬ੍ਰਿਜ ਬਾਸਿਨ ਕੋ ਸੁਖ ਦੀਜੈ। 
ਆਵਹੁ ਫੇਰਿ ਕਹਿਯੋ ਬ੍ਰਿਜ ਸੈ ਇਹ ਕਾਮ ਕੀਏ ਤੁਮਰੋ ਨਹੀ ਛੀਜੈ। 
ਆਇ ਕ੍ਰਿਪਾਲ ਦਿਖਾਵਹੁ ਰੂਪ _ਕਹਿਯੋ ਜਿਹ _ਦੇਖਤ ਹੀ ਮਨ ਜੀਜੈ। 
ਕੰਜ ਗਲੀਨ ਮੋ ਫੇਰਿ ਕਹਿਯੋ ਹਮਰੇ ਅਧਰਾਨਨ ਕੋਰਸ ਲੀਜੈ। ੯੬੪। 


ਸ੍ਯਾਮ ਕਹਿਯੋ ਸੰਗ ਹੈ ਤੁਮਰੇ ਜੁ ਹੁਤੀ ਤੁਮ ਕੋ ਬ੍ਰਿਜ ਬੀਚ ਪ੍ਯਾਰੀ। 
ਕਾਨ੍ਹ ਰਚੇ ਪੁਰ ਬਾਸਿਨ ਸੋ ਕਬਹੂੰ ਨ _ਹੀਏ ਬ੍ਰਿਜ ਨਾਰਿ ਚਿਤਾਰੀ। 
ਪੰਥ _ਨਿਹਾਰਤ ਨੈਨਨ ਕੀ ਕਬਿ ਸ੍ਯਾਮ ਕਹੈ ਪੁਤਰੀ ਦੋਊ _ਹਾਰੀ। 
ਊਧਵ ਸ੍ਯਾਮ ਸੋ ਯੋ _ਕਹੀਯੋ ਤੁਮਰੇ ਬਿਨੁ ਭੀ ਸਭ ਗ੍ਰਾਰਿ ਬਿਚਾਰੀ। ੯੬੫। 


ਅਉਰ ਕਹੀ ਤੁਮ ਸੋ ਹਰਿ ਜੂ ਬ੍ਰਿਖਭਾਨ ਸੁਤਾ ਤੁਮ ਕੋ ਜੋਊ ਪ੍ਯਾਰੀ। 

ਜਾ ਦਿਨ ਤੇ ਬ੍ਰਿਜ ਤ੍ਯਾਗ ਗਏ ਦਿਨ ਤਾ ਕੀ ਨਹੀ ਹਮ ਹੂੰ ਹੈ ਸੰਭਾਰੀ। 
ਆਵਹੁ ਤ੍ਯਾਗਿ ਅਬੈ ਮਥੁਰਾ ਤੁਮਰੇ ਬਿਨੁ ਗੀ ਅਬ ਹੋਇ ਬਿਚਾਰੀ। 

ਮੈ ਤੁਮ ਸਿਉ ਹਰਿ ਮਾਨ ਕਰਿਯੋ ਤਜਿ ਆਵਹੁ ਮਾਨ ਅਬੈ ਹਮ ਹਾਰੀ। ੯੬੬। 


ਕ੍ਰਿਸਨਾਵਤਾਰ ੩੨੭ 


ਤੁਹਾਡੇ ਪ੍ਰਤਿ ਇਕ ਹੋਰ ਬੇਨਤੀ ਵੀ ਕਹੀ, ਉਹ ਸੁਣੋ ਅਤੇ ਹੋਰਨਾਂ ਗੱਲਾਂ ਨੂੰ ਸੁਟ 
ਦਿਓ। ਜਸੋਧਾ ਨੇ ਇਸ ਤਰਾਂ ਤੁਹਾਨੂੰ ਕਿਹਾ ਕਿ ਸਾਨੂੰ ਸਰੀ ਕ੍ਰਿਸ਼ਨ ਬਹੁਤ 


ੋਰ ੨ ਵਿ [ਦੀ ਘ ਤਣ 


ਤੈ 
3 


ਮੰਨ ਨ 
ਤਰ੍ਹਾਂ ਗੋਪੀਆਂ ਨੇ ਮੈਨੂੰ ਕਿਹਾ ਹੈ ਕਿ (ਆ ਕੇ) ਸਾਰੀਆਂ _ਗੋਪੀਆਂ ਨੂੰ ਸੁਖ _ਦਿਓ। 
ਉਹ _ਗੌਲ ਭੁਲ _ਗਈ _ਹੈ ਜਦੋਂ ਤੁਸੀਂ ਸਾਡੇ ਪੈਰੀਂ ਪੈਂਦੇ ਸੀ।੯੬੨। 

ਹਨ 


4 

ਸਥਾਨ ਉਤੇ _ਢਿਲ ਨ _ਲਗਾਓ। ਇਸ ਤਰ੍ਹਾਂ ਕਹਿ ਕੇ, ਪੈਰੀਂ ਪੈ ਕੇ ਸਾਡੇ 
ਕਿ ਤੁਸੀਂ ਉਥੇ ਜਾਓ। (ਉਥੇ) ਜਾ ਕੇ ਇਸ ਤਰ੍ਹਾਂ ਕਹਿਣਾ ਕਿ (ਬ੍ਰਜ ਵਿਚ) 
ਸਾਨੂੰ ਸੁਖ _ਦਿਓ _ਅਤੇ ਤੁਸੀਂ ਵੀ ਸੁਖ ਪ੍ਰਾਪਤ _ਕਰੋ।੯੬੩। 

ਇਸੇ ਲਈ ਕਿਹਾ ਹੈ ਕਿ ਮਥੁਰਾ ਛਡ ਕੇ ਫਿਰ ਬੂਜ ਆ ਜਾਓ ਅਤੇ ਬੂਜ- 
ਵਾਸਣਾ ਨੂੰ ਸੁਖ _ਦਿਓ। ਕਹਿਣਾ ਕਿ ਫਿਰ ਬ੍ਰਜ ਵਿਚ ਆਓ (ਕਿਉਂਕਿ) ਇਹ ਕੰਮ 
ਨਾਲ _ਤੁਹਾਡਾ _ਕੁਝ _ਨਹੀਂ _ਘਟਣਾ। ਕਹਿਣਾ ਕਿ ਹੇ ਕ੍ਰਿਪਾਲੂ! ਆ ਕੇ ਆਪਣਾ 
ਵਿਖਾਓ, ਜਿਸ ਨੂੰ ਵੇਖ ਕੇ ਮਨ ਜੀ ਪੈਂਦਾ ਹੈ। ਫਿਰ ਕਹਿਣਾ ਕਿ ਕੁੰਜ ਗਲੀਆਂ 
ਆ ਸਾਡੇ _ਮੁਖ _ਅਤੇ ਹੋਠਾਂ _ਦਾ _ਰਸ _ਲਵੋ।੯੬੪। 

ਕਹਿਣਾ 


੩੨੮ 


ਸੀ _ਦਸਮ-ਗ੍ਰੰਥ _ਸਾਹਿਬ 


ਤ੍ਯਾਗ ਗਏ ਹਮ ਕੋ ਕਿਹ ਹੇਤ ਤੇ ਬਾਤ ਕਛੂ ਤੁਮਰੀ ਨ ਬਿਗਾਰੀ। 
ਪਾਇਨ ਮੋ ਪਰ ਕੈ ਸੁਨੀਯੈ ਪਰ੍ਭ _ਏ _ਬਤੀਯਾ ਇਹ ਭਾਤਿ ਉਚਾਰੀ। 
ਆਪ ਰਚੇ ਪੁਰ ਬਾਸਿਨ ਸੋ ਮਨ ਤੇ ਸਬ ਹੀ ਬ੍ਰਿਜਨਾਰ ਬਿਸਾਰੀ। 
ਮਾਨ ਕਰਿਯੋ ਤੁਮ ਸੋ ਘਟ ਕਾਮ ਕਰਿਯੋ ਅਬ ਸਯਾਮ ਹਹਾ ਹਮ _ਹਾਰੀ। ੯੬੭। 


ਅਉਰ ਕਰੀ ਤੁਮ ਸੋ ਬਿਨਤੀ ਸੋਊ ਸ੍ਯਾਮ ਕਹੈ ਚਿਤ ਦੈ ਸੁਨਿ ਲੀਜੈ। 
ਖੇਲਤ ਥੀ ਤੁਮ ਸੋ ਬਨ ਮੈ ਤਿਹ ਅਉਸਰ ਕੀ ਕਬਹੂੰ ਸੁਧਿ ਕੀਜੈ। 

ਗਾਵਤ ਥੀ ਤੁਮ ਪੈ ਮਿਲ ਕੈ ਜਿਹ ਕੀ ਸੁਰ ਤੇ ਕਛੂ ਤਾਨ ਨ ਛੀਜੈ। 

ਤਾ ਕੋ ਕਹਿਯੋ ਤਿਹ ਕੀ ਸੁਧਿ ਕੈ ਬਹੁਰੋ ਬ੍ਰਿਜ ਬਾਸਿਨ ਕੋ ਸੁਖ ਦੀਜੈ। ੯੬੮। 


ਅਉਰ ਕਹੀ _ਬ੍ਰਿਖਭਾਨ ਸੁਤਾ ਹਰਿ ਜੂ ਸੋਊ ਬਾਤ ਅਬੈ ਸੁਨਿ ਲਈਯੈ। 
ਯੌ_ਕਹਿਯੋ _ਤ੍ਯਾਗ ਤੁਮੈ ਮਥੁਰਾ ਬਹੁਰੇ ਬ੍ਰਿਜ ਕੁੰਜਨ ਭੀਤਰ ਅਈਸੈ। 
ਜਿਉ ਹਮਰੇ ਸੈਗਿ ਖੇਲਤ ਥੇ ਇਹ ਭਾਤਿ ਕਹਿਯੋ ਫਿਰਿ ਖੇਲ ਮਚਈਸੈ। 
ਚਾਹ ਘਨੀ ਤੁਹਿ ਦੇਖਨ ਕੀ ਗ੍ਰਿਹਿ ਆਇ ਕਹਿਯੋ ਹਮ ਕੋ ਸੁਖ ਦਈਯੈ। ੯੬੯। 


ਤੇਰੇ ਪਿਖੇ ਬਿਨੁ ਹੇ ਹਰਿ ਜੀ ਕਿਹੀ ਭਾਤਿ ਕਹਿਯੋ ਨਹੀ ਮੋ ਮਨ ਭੀਜੈ। 
ਸੂਕਿ ਭਈ ਪੁਤਰੀ ਸੀ ਕਹਿਯੋ ਕਹੀ ਯੌ_ਹਰਿਸੋ _ਬਿਨਤੀ ਸੁਨ ਲੀਜੈ। 
ਬਾਤਨ ਮੋਹਿ ਨ ਹੋਤ ਪ੍ਰਤੀਤਿ _ਕਹਿਯੋ ਘਨ _ਸ੍ਯਾਮ _ਪਿਖੇਈ ਪ੍ਰਸੀਜੈ। 
ਆਨਨ ਮੈ ਸਮ ਚੰਦ ਨਿਹਾਰਿ ਚਕੋਰ ਸੀ ਗ੍ਰਾਰਨਿ ਕੋ ਸੁਖ ਦੀਜੈ। _੯੭0। 


ਯੌ _ਤੁਮ ਸੋ ਕਹਿਯੋ ਚੰਦ੍ਰਭਗਾ ਹਰਿ ਜੂ _ਅਪਨੋ ਮੁਖ ਚੰਦ ਦਿਖਈਯੈ। 
ਬ੍ਯਾਕੁਲ ਹੋਇ ਗਈ ਬਿਨੁ ਤ੍ਰੈ ਸੁ ਹਹਾ ਕਹਿਯੋ ਟੇਰਿ ਹਲੀਧਰ ਭਈਸਯੈ। 
ਤਾਹੀ ਤੇ ਆਵਹੁ ਨ ਚਿਰ ਲਾਵਹੁ ਮੋ ਜੀਯ ਕੀ ਜਬ ਹੀ ਸੁਨ ਲਈਯੈ। 
ਹੇ ਬ੍ਰਿਜਨਾਥ _ਕਹਿਯੋ ਨੰਦ ਲਾਲ _ਚਕੋਰਨ ਗ੍ਰਾਰਨਿ ਕੋ ਸੁਖ _ਦਈਯੈ। _੯੭੧। 


ਹੇ ਬ੍ਰਿਜ ਨਾਥ _ਕਹਿਯੋ ਬ੍ਰਿਜ ਨਾਰਿ ਹਹਾ ਨੰਦ ਲਾਲ ਨਹੀ ਚਿਰ ਕੀਜੈ। 
ਹੇ ਜਦੁਰਾ ਅਗੂਜ _ਜਸੁਧਾ ਸੁਤ ਰਛੁਕ ਧੇਨੁ _ਕਹਿਯੋ ਸੁਨ ਲੀਜੈ। 
ਸਾਪ ਕੇ ਨਾਥ ਅਸੁਰ ਬਧੀਯਾ ਅਰੁ ਆਵਨ ਗੋਕੁਲ ਨਾਥ ਨ ਛੀਜੈ। 
ਕੰਸ ਬਿਦਾਰ ਅਬੈ ਕਰਤਾਰ ਚਕੋਰਨ ਗਾਰਨਿ ਕੋ ਸੁਖ ਦੀਜੈ। ੯੭੨। 


ਕ੍ਰਿਸਨਾਵਤਾਰ ੩੨੯ 


ਕੇ ਸਾਨੂੰ ਤਿਆਗ _ਗਏ ਹੋ, (ਅਸੀਂ) ਤੁਹਾਡੀ ਕੋਈ ਗੱਲ _ਵਿਗਾੜੀ 
ਸੀ ਕ੍ਰਿਸ਼ਨ! ਸੁਣੋ, ਪੈਰਾਂ ਉਤੇ ਪੈ ਕੇ (ਉਸ ਨੇ) ਇਹ ਗੱਲ ਇਸ ਤਰ੍ਹਾਂ 


ਹੈ 
ਮਨ ਤੋਂ ਭੁਲਾ ਦਿੱਤਾ ਹੈ। ਤੇਰੇ ਨਾਲ _ਮਾਣ ਕੀਤਾ ਸੀ, ਉਹ ਮਾੜਾ ਕੰਮ ਕੀਤਾ ਸੀ। 
ਹਾਇ ਸ਼ਿਆਮ! ਹੁਣ ਮੈਂ ਹਾਰ _ਗਈ _ਹਾਂ।੯੬੭। 


(ਕਵੀ) ਸ਼ਿਆਮ ਕਹਿੰਦੇ ਹਨ, ਤੁਹਾਡੇ ਪ੍ਰਤਿ ਇਕ ਹੋਰ ਬੇਨਤੀ ਵੀ ਕੀਤੀ ਹੈ, ਉਸ 


ਖ਼ਬਰ 

ਹੇ ਸੀ ਕ੍ਰਿਸ਼ਨ! ਰਾਧਾ ਨੇ ਇਕ ਹੋਰ ਗੱਲ ਵੀ ਕਹੀ ਹੈ, ਉਹ ਗੱਲ 
ਲਵੋ। (ਉਸ ਨੇ) ਤੁਹਾਨੂੰ ਇਸ ਤਰ੍ਹਾਂ ਕਿਹਾ ਕਿ ਮਥੁਰਾ ਨੂੰ ਤਿਆਗ ਕੇ _ਫਿਰ 
ਕੰਜ ਗਲੀਆਂ ਵਿਚ ਆ ਜਾਓ। ਫਿਰ ਕਿਹਾ, ਜਿਵੇਂ ਸਾਡੇ ਨਾਲ ਖੇਡਦੇ ਸੀ, 
(ਫਿਰ ਆ ਕੇ) ਖੇਡ ਰਚਾਓ। (ਹੋਰ) ਕਿਹਾ ਕਿ ਤੁਹਾਨੂੰ ਵੇਖਣ ਦੀ ਬਹੁਤ _ਚਾਹ 
ਵਿਚ ਆ ਕੇ ਸਾਨੂੰ ਸੁਖ _ਦਿਓ।੯੬੯। 

(ਰਾਧਾ ਨੇ ਹੋਰ) ਕਿਹਾ ਕਿ ਹੇ ਸ੍ਹੀ ਕ੍ਰਿਸ਼ਨ! ਤੁਹਾਡੇ ਵੇਖਣ ਤੋਂ ਬਿਨਾ ਕਿਸੇ ਤਰ੍ਹਾਂ 
ਮੇਰਾ ਮਨ _ਭਿਜਦਾ ਨਹੀਂ ਹੈ। (ਫਿਰ) ਸੁਕ ਪੁਤਲੀ ਜਿਹੀ _ਬਣੀ (ਰਾਧਾ ਨੇ) _ਕਿਹਾ- 
ਹੇ ਸੂਰੀ ਕ੍ਰਿਸ਼ਨ! ਉਸ ਦੀ ਕਹੀ ਹੋਈ ਬੇਨਤੀ ਸੁਣ ਲਵੋ। (ਉਸ ਨੇ) ਕਿਹਾ ਕਿ ਗੱਲਾਂ 
ਨਾਲ _ਮੇਰੀ _ਤਸਲੀ ਨਹੀਂ ਹੁੰਦੀ, ਸਰੀ ਕ੍ਰਿਸ਼ਨ ਵੇਖਿਆਂ ਹੀ ਤ੍ਰਿਪਤੀ ਹੁੰਦੀ ਹੈ। ਤੁਹਾਡੇ 
ਚੰਦੂਮਾ ਵਰਗੇ ਮੁਖੜੇ ਨੂੰ ਵੇਖ _ਕੇ _ਚਕੋਰ ਰੂਪ _ਗੋਪੀਆਂ (ਸੁਖੀ ਹੁੰਦੀਆਂ ਹਨ), (ਉਨ੍ਹਾਂ `ਨੂੰ) 
ਸੁਖ ਦਿਓ।੯੭0। 
ਉਧਵ ਨੌ ਲੰਦ੍ਭਨਾ ਦਾ ਸੰਦੇਸ਼ /ਨਹਾ-- 


ਨਾਵੰਯਾ 


ਘ 


0੦2੧੨ ॥੭੧੨ ਪਿ? 


'ਚੰਦੂਭਗਾ” ਨੇ ਤੁਹਾਨੂੰ ਇਸ ਤਰ੍ਹਾਂ _ਕਿਹਾ--ਹੇ ਕ੍ਰਿਸ਼ਨ ਜੀ! ਆਪਣਾ _ਚੰਦੂਮਾ _ਵਰਗਾ 
ਮੁਖੜਾ _ਵਿਖਾ _ਦਿਓ। ਤੁਹਾਡੇ ਬਿਨਾ ਵਿਆਕੁਲ ਹੋ ਗਈ ਹਾਂ; ਉਸ ਨੇ ਹਾਇ ਕਹਿ 
ਬਲਰਾਮ _ਦੇ ਭਰਾ ਨੂੰ _ਪੁਕਾਰਿਆ ਹੈ। ਹੁਣ ਮੇਰੇ ਦਿਲ ਦੀ ਗੱਲ ਸੁਣ ਲਓ, ਤਦ 
(ਕਹਿੰਦੀ ਹਾਂ) (ਜਲਦੀ) ਆ ਜਾਓ ਅਤੇ ਦੇਰ ਨ ਲਾਓ। (ਚੰਦੂਭਗਾ ਨੇ) _ਕਿਹਾ--ਹੇ 
ਕ੍ਰਿਸ਼ਨ! ਹੇ ਨੰਦ _ਲਾਲ! ਚਕੋਰ _ਰੂਪ _ਗੋਪੀਆਂ ਨੂੰ (ਚੰਦ੍ਰਮਾ ਰੂਪ _ਮੁਖ _ਵਿਖਾ ਕੇ) 
'ਦਿਓ।੯੭੧। 

ਹੇ ਸ੍ਰੀ ਕ੍ਰਿਸ਼ਨ! ਬੂਜ _ਦੀ ਇਸਤਰੀ _(ਚੰਦੁਭਗਾ) _ਨੇ _ਕਿਹਾ--ਹਾਇ ਨੰਦ ਲਾਲ, 
(ਜਲਦੀ ਆਓ), ਦੇਰ ਨ ਲਾਓ। ਹੇ ਸ੍ਰੀ ਕ੍ਰਿਸ਼ਨ! ਹੇ ਜਸੋਧਾ ਦੇ ਵੱਡੇ ਪੁੱਤਰ! ਹੇ ਗਊਆਂ 
ਦੇ ਰਖਵਾਲੇ! (ਸਾਡਾ) _ਕਿਹਾ ਸੁਣ _ਲਵੋ। _ਹੇ ਕਾਲੀ _ਨਾਗ _ਨੂੰ _ਨੌੱਥਣ ਵਾਲੇ! ਹੇ _ਦੈੱਤਾਂ 
ਦਾ ਬੋਧ _ਕਰਨ _ਵਾਲੇ! ਅਤੇ ਹੇ ਨਾਥ! _ਗੋਕਲ (ਵਿਚ) ਆਉਣ _ਨਾਲ _(ਕੁਝ) ਨੁਕਸਾਨ 
ਤਾਂ ਨਹੀਂ ਹੋਣ _ਲਗਾ। ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੁਣੇ ਹੀ ਚਕੋਰ ਰੂਪ 
ਗੋਪੀਆਂ _ ਨੂੰ (ਆਪਣਾ _ਚੰਦੂਮਾ _ਰੂਪ ਮੁਖੜਾ _ਵਿਖਾ _ਕੇ) ਸੁਖ _ ਦਿਓ।੯੭੨। 


ਕੇ 
ਹੀ 
ਸ੍ਰੀ 
ਸੁਖ 


੩੨0 


ਸੀ _ਦਸਮ-ਗ੍ਰੰਥ _ਸਾਹਿਬ 


ਹੇ ਨੰਦ ਨੰਦ ਕਹਿਯੋ ਸੁਖ _ਕੰਦ ਮੁਕੰਦ ਸੁਨੋ ਬਤੀਯਾ _ਗਿਰਧਾਰੀ। 
ਗੋਕੁਲ ਨਾਥ ਕਹੋਂ ਬਕ ਕੇ _ਰਿਪੁ ਰੂਪ ਦਿਖਾਵਹੁ ਮੋਹਿ ਮੁਰਾਰੀ। 

ਸ੍ਰੀ ਬ੍ਰਿਜਨਾਥ ਸੁਨੋ ਜਸੁਧਾ ਸੁਤ ਭੀ ਬਿਨੁ ਤ੍ਰੈ ਬ੍ਰਿਜ ਨਾਰਿ ਬਿਚਾਰੀ। 
ਜਾਨਤ ਹੈ ਹਰਿ ਜੂ ਅਪਨੇ ਮਨ ਤੇ ਸਭ ਹੀ ਇਹ ਤ੍ਰੀਯ ਬਿਸਾਰੀ। ੯੭੩। 


ਕੰਸ ਕੇ ਮਾਰ ਸੁਨੋ ਕਰਤਾਰ ਬਕਾ ਮੁਖ ਫਾਰ ਕਹਿਯੋ ਸੁਨਿ ਲੈ। 

ਸਭ ਦੋਖ _ਨਿਵਾਰ ਸੁਨੋ ਬ੍ਰਿਜਨਾਥ ਅਥੈ ਇਨ ਗ੍ਰਾਰਨਿ ਰੂਪ ਦਿਥੈ। 

ਘਨ ਸ੍ਯਾਮ ਕੀ ਮੂਰਤਿ ਪੇਖੇ ਬਿਨਾ ਨ ਕਛੂ ਇਨ ਕੇ ਮਨ ਬੀਚ ਰੁਚੈ। 
ਤਿਹ ਤੇ ਹਰਿ ਜੂ ਤਜ ਕੈ ਮਥੁਰਾ ਇਨ ਕੈ ਸਭ ਸੋਕਨ ਕੋ ਹਰਿ ਦੈ। ੯੭੪। 


ਬਿਜੁਛਟਾ ਅਰੁ ਮੈਨਪ੍ਰਭਾ ਸੰਗ ਤੋਹਿ ਸ੍ਯਾਮ _ਕਹਿਯੋ ਸੁਨਿ _ਐਸੇ। 
ਪ੍ਰੀਤਿ ਬਢਾਇ ਇਤੀ ਇਨ ਸੋ ਅਬ ਤ੍ਯਾਗ ਗਏ ਕਹੁ ਕਾਰਨ ਕੈਸੇ। 
ਆਵਹੁ _ਸ੍ਯਾਮ ਨ _ਢੀਲ ਲਗਾਵਹੁ ਖੇਲ ਕਰੋ ਹਮ ਸੋ ਫੁਨਿ ਵੈਸੇ। 
ਮਾਨ ਕਰੈ ਬ੍ਰਿਖਭਾਨ ਸੁਤਾ ਪਠਵੋ ਹਮ ਕੋ ਤੁਮ ਵਾ ਬਿਧਿ ਜੈਸੇ। ੯੭੫। 


ਊਧਵ ਸ੍ਯਾਮ ਸੋ_ਯੋ _ਕਹਿਯੋ ਤੁਮਰੋ ਰਹਿਬੋ ਜਬ _ਸੂਉਨ ਧਰੈਗੀ। 
ਤ੍ਯਾਗ ਤਬੈ ਅਪੁਨੇ ਸੁਖ ਕੋ ਅਤਿ ਹੀ ਮਨ ਭੀਤਰ ਸੋਕ ਕਰੈਗੀ। 
ਜੋਗਿਨ ਬਸਤ੍ਰਨ ਕੋ _ਧਰਹੈ _ਕਹਿਯੋ ਸਿਖ ਖਾਇ ਕੈ ਪ੍ਰਾਨ ਪਰੈਗੀ। 
ਤਾਹੀ ਤੇ ਹੇ ਹਰਿ ਜੂ ਤੁਮ ਸੋ ਬ੍ਰਿਖਭਾਨ ਸੁਤਾ ਫਿਰਿ ਮਾਨ ਕਰੈਗੀ। ੯੭੬। 


ਤੁਮ ਕੋ ਬ੍ਰਿਖਭਾਨ ਸੁਤਾ ਜੁ _ਕਹਿਯੋ ਸੁਨ ਲੀਜੈ। 
ਬ੍ਰਿਜ ਮੈ ਮਨੂਆ ਤੁਮਰੋ ਸੁ ਲਖੋ ਨ ਪ੍ਰਸੀਜੈ। 
ਬੈਠ ਰਹੇ ਅਬ ਹੋ ਮਥੁਰਾ ਇਹ ਭਾਤਿ ਕਹਿਯੋ ਮਨੂਆ ਜਬ ਖੀਜੈ। 


ਜਿਉ ਹਮ ਕੋ ਤੁਮ ਪੀਠ ਦਈ ਤੁਮ ਕੋ ਤੁਮਰੀ ਮਨ ਭਾਵਤ ਦੀਜੈ। ੯੭੭। 


ਹੂ 
ਕੋ 


ਦਿ 
੩ 
ਪੈ 
ਹ 
ਇੰ 
ਤ 
3 
ਉ 


ਜੋ ਕੋਊ ਦੂਤ ਪਠੋ ਨ ਕਯੋ ਤਬ ਤੋ ਉਠਿ ਆਪਨ ਹੀ ਤਹਿ ਜਈਯੈ। 


ਨਾਤੁਰ ਗ੍ਰਾਰਨਿ ਕੋ ਦ੍ਰਿੜਤਾ ਹੂੰ ਕੋ _ਸ੍ਯਾਮ ਕਹੈ ਅਬ ਦਾਨ ਦਿਵਈਯੈ। ੯੭੮। 


ਕ੍ਰਿਸਨਾਵਤਾਰ ੩੩੧ 


ਹੇ ਨੰਦ ਲਾਲ! ਹੇ ਸੁਖਕੰਦ! ਹੇ ਮੁਕੰਦ! ਹੇ _ਗਿਰਧਾਰੀ! _(ਚੰਦ੍ਰਭਗਾ ਨੇ) _ਕਿਹਾ 
ਕਿ ਮੇਰੀ ਗੱਲ ਸੁਣੋ। ਹੇ ਗੋਕਲ ਨਾਥ! ਹੇ ਬਕਾਸੁਰ ਦੇ ਵੈਰੀ! (ਮੈਂ) ਕਹਿੰਦੀ ਹਾਂ ਹੇ ਮੁਰਾਰੀ! 
(ਮੈਨੂੰ) ਆਪਣਾ ਰੂਪ _ਵਿਖਾਓ। ਹੇ _ਬੂਜ _ਨਾਥ! ਹੇ _ਜਸੋਧਾ ਦੇ ਪੁੱਤਰ! ਸੁਣੋ, ਤੁਹਾਡੇ ਬਿਨਾ 
ਬੁਜ _ਦੀਆਂ ਨਾਰੀਆਂ ਵਿਚਾਰੀਆਂ ਹੋ ਗਈਆਂ _ਹਨ। (ਮੈਂ) ਜਾਣ ਲਿਆ ਹੈ, ਸੀ ਕ੍ਰਿਸ਼ਨ 
ਨੇ ਮਨ ਤੋਂ (ਬ੍ਰਜ ਦੀਆਂ) ਸਾਰੀਆਂ ਇਸਤਰੀਆਂ ਨੂੰ ਭੁਲਾ ਦਿੱਤਾ _ਹੈ।੯੭੩। 

ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੇ _ਬਕਾਸੁਰ ਦਾ ਮੂੰਹ ਫਾੜਨ ਵਾਲੇ! (ਮੈਂ) 
ਕਹਿੰਦੀ ਹਾਂ, ਸੁਣ ਲਵੋ। ਹੇ ਬ੍ੂਜ-ਨਾਥ! ਸੁਣੋ, ਹੁਣੇ ਇਨ੍ਹਾਂ ਗੋਪੀਆਂ ਨੂੰ ਆਪਣਾ ਰੂਪ ਦਿਖਾ 
ਕੇ ਸਭ ਦੇ ਦੁਖ ਦਾ ਨਿਵਾਰਨ ਕਰ _ਦਿਓ। _ਘਨ-ਸ਼ਿਆਮ (ਕ੍ਰਿਸ਼ਨ) ਦੀ ਸੂਰਤ ਵੇਖੇ ਬਿਨਾ 
ਇਨ੍ਹਾਂ ਦੇ ਮਨ ਵਿਚ ਕੁਝ ਵੀ ਚੰਗਾ ਨਹੀਂ ਲਗਦਾ। ਇਸ ਕਰ ਕੇ ਹੇ ਕ੍ਰਿਸ਼ਨ ਜੀ! ਮਥੁਰਾ 
ਨੂੰ ਤਿਆਗ ਕੇ (ਅਤੇ ਬ੍ਰਜ ਵਿਚ ਆ ਕੇ) ਇਨ੍ਹਾਂ (ਗੋਪੀਆਂ ਦੇ) ਸਾਰੇ ਦੁਖਾਂ ਨੂੰ ਦੂਰ ਕਰ 


"ਦਿਓ।੯੭੪। 
/ਠੈੱਜਡਟਾ ਅਤੇ ਮੰਨਾ ਦੇ ਸੰਦੇਸ਼ _ਕਹੇ-- 


ਹੈ, (ਧਿਆਨ ਪੂਰਵਕ) ਸੁਣ _ਲਵੋ। ਇਨ੍ਹਾਂ ਨਾਲ ਪ੍ਰੀਤ ਵਧਾ ਕੇ, ਹੁਣ ਤਿਆਗ _ਗਏ ਹੋਂ, 
ਦਸੋ, (ਇਸ ਦਾ) ਕੀ ਕਾਰਨ ਹੈ। ਹੇ ਸੂਰੀ ਕ੍ਰਿਸ਼ਨ! ਆ ਜਾਓ, ਦੇਰ ਨ ਕਰੋ ਅਤੇ ਫਿਰ 
ਉਸੇ ਤਰ੍ਹਾਂ ਦੀਆਂ ਸਾਡੇ ਨਾਲ ਖੇਡਾਂ _ਕਰੋ। _ਰਾਧਾ ਨੇ _ਮਾਣ ਕੀਤਾ ਸੀ, (ਉਸ ਨੂੰ ਮਨਾਉਣ 
ਲਈ) ਸਾਨੂੰ ਜਿਸ _ਤਰ੍ਹਾਂ _ਭੇਜਿਆ ਸੀ (ਹੁਣ ਫਿਰ) ਉਸੇ ਢੰਗ _ਨਾਲ _(ਸਾਡੇ _ਨਾਲ ਖੇਡਾਂ 
ਕਰੋਂ )।੯੭੫। 


ਕਿ ਵਿਸ਼ ਖਾ ਕੇ ਪ੍ਰਾਣ ਤਿਆਗ ਦਿਆਂ ਗੀਆਂ। ਇਸ ਲਈ ਹੇ ਕ੍ਰਿਸ਼ਨ ਜੀ! 
ਫਿਰ ਤੁਹਾਡੇ _ਨਾਲ _ ਮਾਣ _(ਰੋਸਾ) _ਕਰੇਗੀ।੯੭੬। 
ਇਸ 


ਸੁਣ _ਲਵੋ। 
ਜਾਣ ਲਿਆ ਹੈ ਕਿ ਤੁਹਾਡਾ ਮਨ _ਪਸੀਜਦਾ ਨਹੀਂ _ਹੈ। ਹੁਣ (ਤੁਸੀਂ) ਮਥੁਰਾ ਵਿਚ _ਬੈਠ 
ਗਏ ਹੋ! ਇਸ ਤਰ੍ਹਾਂ ਉਹ ਕਹਿੰਦੀ ਹੈ, ਜਦੋਂ (ਉਸ ਦਾ) ਮਨ ਖਿਝ ਜਾਂਦਾ ਹੈ। ਜਿਉਂ 
ਤੁਸੀਂ ਸਾਨੂੰ _ਪਿਠ _ਦਿੱਤੀ ਹੈ, (ਉਸੇ ਤਰ੍ਹਾਂ) ਤੁਹਾਡੀ _ਪ੍ਰਿਯਾ _('ਮਨ-ਭਾਵਤ') _(ਅਰਥਾਤ 
ਕੁਬਜਾ) ਵੀ _ (ਪਿਠ) ਵਿਖਾ _ਦੇਵੇ।੯੭੭। 

ਹੇ ਸੀ ਕ੍ਰਿਸ਼ਨ! (ਇਕ) ਹੋਰ ਗੱਲ ਵੀ ਕਹੀ ਸੀ, (ਉਸ ਦੀ) ਕਹੀ (ਹੋਈ ਗੌਲ) 
ਹੁਣ ਊਧਵ ਤੋਂ ਸੁਣ ਲਵੋ। ਆਪ (ਬ੍ਰਜ ਪਰਤ) ਚਲੋ (ਤਾਂ ਚੰਗੀ ਗੱਲ) ਨਹੀਂ ਤਾਂ (ਉਨ੍ਹਾਂ 
ਨੇ) ਕਿਹਾ ਹੈ--ਹੇ ਨਾਥ! ਗੋਪੀਆਂ ਨੂੰ ਬੁਲਾਉਣ ਲਈ ਦੂਤ ਭੇਜ ਦਿਓ। ਜੇ ਕੋਈ ਦੂਤ 
ਭੇਜਣਾ ਨ ਕੀਤਾ ਤਦ ਤਾਂ ਆਪ ਹੀ ਉਠ ਕੇ ਉਥੇ ਚਲ ਕੇ ਜਾਓ। (ਕਵੀ) ਸ਼ਿਆਮ 
ਕਹਿੰਦੇ ਹਨ, ਨਹੀਂ ਤਾਂ _ਗੋਪੀਆਂ ਨੂੰ ਧੀਰਜ ਰਖਣ _ਦਾ ਦਾਨ ਹੁਣੇ ਹੀ ਦੇ ਦਿਓ।੯੭੮। 


੩੩੨ 


ਸੀ _ਦਸਮ-ਗ੍ਰੰਥ ਸਾਹਿਬ 


ਤੇਰੋ ਹੀ ਧ੍ਯਾਨ ਧਰੈ ਹਰਿ ਜੂ ਅਰੁ ਤੇਰੋ ਹੀ ਲੈ ਕਰਿ ਨਾਮੁ ਪੁਕਾਰੈ। 

ਮਾਤ ਪਿਤਾ ਕੀ ਨ ਲਾਜ ਕਰੈ ਹਰਿ ਸਾਇਤ ਸ੍ਯਾਮ ਹੀ _ਸ੍ਯਾਮ ਚਿਤਾਰੈ। 
ਨਾਮ ਅਧਾਰ ਤੇ ਜੀਵਤ ਹੈ ਬਿਨੁ ਨਾਮ ਕਹਿਯੋ ਛਿਨ ਮੈ ਕਸਟਾਰੈ। 

ਯਾ ਬਿਧਿ ਦੇਖ ਦਸਾ ਉਨ ਕੀ ਅਤਿ ਬੀਚਿ ਬਢਿਯੋ ਜੀਯ ਸੋਕ ਹਮਾਰੈ। ੯੭੯। 


ਮਾਤ ਪਿਤਾਨ ਕੀ ਸੰਕ ਕਰੈ ਨਹਿ ਸ੍ਯਾਮ ਹੀ _ਸ੍ਯਾਮ ਕਰੈ ਮੁਖ ਸਿਉ। 

ਭੂਮਿ ਗਿਰੈ ਬਿਧਿ ਜਾ ਮਤਵਾਰ ਪਰੈ ਗਿਰ ਕੈ ਧਰਿ ਪੈ ਸੋਊ ਤਿਉ। 

ਬ੍ਰਿਜ ਕੁੰਜਨ ਢੂੰਢਤ ਹੈ ਤੁਮ ਕੋ ਕਬਿ ਸ੍ਯਾਮ ਕਹੈ ਧਨ ਲੋਭਕ ਜਿਉ। 

ਅਬ ਤਾ ਤੇ ਕਰੋ ਬਿਨਤੀ ਤੁਮ ਸੋ _ਪਿਖ ਕੈ ਤਿਨ ਕੋ ਫੁਨਿ ਹਉ ਦੁਖ ਇਉ। ੯੮0। 


ਆਪ ਚਲੋ ਇਹ ਤੇ ਨ ਭਲੀ ਜੁ ਪੈ ਆਪ ਚਲੋ ਨਹੀ ਦੂਤ ਪਠੀਜੈ। 

ਤਾ ਤੇ ਕਰੋ ਬਿਨਤੀ ਤੁਮ ਸੋ ਦੁਹ ਬਾਤਨ ਤੇ ਇਕ ਬਾਤ ਕਰੀਜੈ। 

ਜਿਉ ਜਲ ਕੇ ਬਿਨ ਮੀਨ ਦਸਾਂ ਸੁ ਦਸਾਂ ਭਈ ਗ੍ਰਾਰਨਿ ਕੀ ਸੁਨਿ ਲੀਜੈ। 
ਕੈ ਜਲ ਹੋਇ ਉਨੈ ਮਿਲੀਐ ਕਿ ਉਨੈ ਦ੍ਰਿੜਤਾ ਕੋ ਕਹਿਯੋ ਬਰੁ _ਦੀਜੈ। ੯੮੧। 


ਕਾਲਯੋਂ ਲਾਲ 

੭ਵੀਲਾ 
ਬ੍ਰਿਜ ਬਾਸਿਨ ਹਾਲ ਕਿਧੋ ਹਰਿ ਜੂ ਫੁਨਿ ਊਧਵ ਤੇ ਸਭ ਹੀ ਸੁਨ ਲੀਨੋ। 
ਜਾ ਕੀ ਕਥਾ ਸੁਨ ਕੈ ਚਿਤ ਤੇ ਸੁ ਹੁਲਾਸ ਘਟੈ ਦੁਖ ਹੋਵਤ ਜੀ ਨੌ। 
ਸ੍ਯਾਮ ਕਹਿਯੋ ਮੁਖ ਤੇ ਇਹ ਭਾਤਿ ਕਿਧੌ ਕਬਿ ਨੈ ਸੁ ਸੋਊ ਲਖਿ ਲੀਨੋ। 
ਊਧਵ ਮੈ ਉਨ ਗ੍ਰਾਰਨਿ ਕੋ ਸੁ ਕਹਿਯੋ ਦ੍ਰਿੜਤਾ ਕੋ _ਅਬੈ ਬਰੁ ਦੀਨੋ। ੯੮੨। 


ਦੰਹਰਾ 
ਸਤ੍ਹ ਸੈ ਚਵਤਾਲ ਮੈ ਸਾਵਨ ਸੁਦਿ _ਬਧਵਾਰਿ। 


ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰਿ। ੯੮੩। 


ਖੜਗ _ਪਾਨਿ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰਿ। 
ਭੂਲਿ ਹੋਇ ਜਹ ਤਹ ਸੁ ਕਬਿ ਪੜਿਅਹੁ ਸਭੈ ਸੁਧਾਰਿ। ੯੮੪। 


/ਲੈਰਹਾ ਨਾਟਕ ਲਰਨਨੰ _ਨ% _ਧਯਹਟ _ਗਆਪਤਆ ਸਤ ਸਭਨ ਸਤ/ 


ਕਿਰਿਸਨਾਵਤਾਰ ੩੩੩ 


ਹੇ ਕ੍ਰਿਸ਼ਨ ਜੀ! (ਗੋਪੀਆਂ) ਤੇਰਾ ਹੀ ਧਿਆਨ _ਧਰਦੀਆਂ _ਹਨ ਅਤੇ ਤੇਰਾ ਹੀ ਨਾਂ 
ਲੈ ਕੇ ਆਵਾਜ਼ਾਂ ਦਿੰਦੀਆਂ _ਹਨ। ਮਾਤਾ ਪਿਤਾ ਦੀ ਲਜਾ ਨਹੀਂ ਕਰਦੀਆ ਅਤੇ _ਹਰ _ਘੜੀ 
ਸ਼ਿਆਮ _ਹੀ ਸ਼ਿਆਮ _ਚਿਤਵਦੀਆਂ _ਹਨ। _ (ਤੇਰੇ) ਨਾਮ _ਦੇ ਆਧਾਰ _ਤੇ _ਜੀਉਂਦੀਆਂ _ਹਨ 
ਅਤੇ ਨਾਮ ਦੇ ਕਹੇ ਬਿਨਾ ਛਿਣ ਭਰ ਵਿਚ ਦੁਖੀ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦੀ ਉਨ੍ਹਾਂ 
ਦੀ ਦਸ਼ਾ ਵੇਖ ਕੇ, ਮੇਰੇ ਮਨ ਵਿਚ ਸ਼ੋਕ ਬਹੁਤ _ਵਧ ਗਿਆ ਹੈ।੯੭੯। 

(ਉਹ) ਮਾਤਾ _ਪਿਤਾ ਦੀ ਸੰਗ ਨਹੀਂ ਕਰਦੀਆਂ ਅਤੇ ਮੂੰਹ ਤੋਂ ਸ਼ਿਆਮ _ਹੀ ਸ਼ਿਆਮ 
(ਦਾ ਨਾਮ _ਉਂਚਾਰਨ) ਕਰਦੀਆਂ _ਹਨ। ਜਿਵੇਂ (ਕੋਈ) ਨਸ਼ਈ _ਧਰਤੀ _ਉਤੇ ਡਿਗ _ ਪੈਂਦਾ 
ਹੈ, ਉਵੇਂ ਹੀ ਉਹ (ਬੇਹੋਸ਼ ਹੋ ਕੇ) ਧਰਤੀ ਉਤੇ ਗਿਰ ਜਾਂਦੀਆਂ ਹਨ। ਕਵੀ ਸ਼ਿਆਮ ਕਹਿੰਦੇ 


3 
3 
5 
ਤੀ 
ਤਰ 
ਹਉ 
£ 
੍ 
[ 
ਉਹ 
ਨ 
੩. 3 


ਗਈ ਹੈ ਜਾਂ ਤਾਂ ਉਨ੍ਹਾਂ ਨੂੰ ਜਲ ਹੋ ਕੇ ਮਿਲੋ 
ਜਾਂ ਉਨ੍ਹਾਂ ਧੀਰਜ _ਧਾਰਨ _ਕਰਨ _ਦਾ _ਵਰ _ ਦਿਓ।੯੮੧। 
ਕਵੀ ਨੇ _/ਨਹਾ-- 
ਸਾਵੰਯਾ 

ਕ੍ਰਿਸ਼ਨ ਜੀ _ਨੇ _ਬੂਜ-ਵਾਸਣਾਂ _ਦ _ਸਾਰਾ _ਹਾਲ _ਊਧਵ ਕੋਲੋਂ _ਸੁਣ _ਲਿਆ। _ ਜਿਨ੍ਹਾਂ 
ਦੀ ਕਥਾ ਕੇ ਚਿਤ ਤੋਂ ਹੁਲਾਸ ਘਟ ਜਾਂਦਾ ਹੈ ਅਤੇ ਮਨ ਵਿਚ ਦੁਖ ਹੁੰਦਾ ਹੈ। ਸ੍ਰੀ 
ਕ੍ਰਿਸ਼ਨ ਨੇ ਤੋਂ ਇਸ ਜੋ ਕਵੀ ਨੇ ਉਸੇ ਤਰ੍ਹਾਂ ਸਮਝ _ਲਿਆ। ਹੇ ਉਧਵ! 


ਸਤਾਰ੍ਹਾਂ _ਸੌ__ਚੁਤਾਲੀ (ਬਿਕ੍ਰਮੀ) _ਵਿਚ _ਸਾਵਣ (ਮਹੀਨੇ) _ਦੇ _ਚਾਨਣੇ _(ਪੌਖ ਦੇ) 


ਜਿਸ ਦੇ ਹੱਥ ਵਿਚ ਤਲਵਾਰ ਹੈ (“ਖੜਗ ਪਾਨ”), (ਉਸ ਦੀ) ਕ੍ਰਿਪਾ ਨਾਲ ਵਿਚਾਰ 
ਪੂਰਵਕ ਪੋਥੀ ਰਚੀ ਹੈ। ਜਿਥੇ ਕਿਥੇ ਭੁਲ ਰਹਿ ਗਈ ਹੋਵੇ, ਉਸ ਸਭ ਨੂੰ ਹੇ ਕਵੀਓ! 
ਸੋਧ ਕੇ ਪੜ੍ਹਨਾ।੯੮੪। 
/ਏਥੋ ਸੀ ਦਸ਼ਮ ਕੰਧ ਅਰਾਣ ਦੇ ਆਾਝਤ੍ ਨਾਟਕ ਗੁੰਥ _/ਕਰਸ਼ਨਾਵਤਾਰ ਦੇ ਗੱ _ਇਧਫ ਸੰਵਾਦ 
ਦੇ /ਲਰਹ ਨਾਟਕ ਦੇ ਵਰਣਨ ਨ%' ਵਾਲਾ %/ਹ%/ਏ ਨਮਘਤ; ਸਭ ਲਭ _ਹੀ/ 


੩ ੩ ੪ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਕੁਬਿਜਾ ਗ੍ਰਿਹ ਗਵਨ ਕਥਨੰ 
ਦੰਹਰਾ 
ਗੋਪਿਨ ਕੋ ਪੋਖਨ _ਕਰਿਯੋ ਹਰਿ ਜੂ ਕ੍ਰਿਪਾ ਕਰਾਇ। 
ਅਵਰ ਖੋਲ _ਖੇਲਨ ਲਗੇ ਅਤਿ ਹੀ ਹਰਖ ਬਢਾਇ। ੯੮੫। 
ਹਾਵੀਯਾਂ 
ਮਾਧਵ ਊਧਵ ਲੈ ਅਪਨੇ ਸੈਗਿ ਏਕ ਸਮੈ ਕੁਬਿਜਾ ਗ੍ਰਹਿ ਆਏ। 
ਏ ਸੁਨਿ ਆਗੇ ਹੀ ਆਏ ਲਏ ਮਨ ਭਾਵਤ ਦੇਖਿ ਸਭੈ ਸੁਖ ਪਾਏ। 
ਹੀ ਇਮ ਪੋਹ ਇਹੀ ਹੀ ਸਿ 
ਐਸੋ ਹੁਲਾਸ ਬਢਿਯੋ ਜੀਯ ਮੋ ਜਿਮ ਚਾਤ੍ਰਿਕ ਮੋਰ ਘਟਾ ਘਹਰਾਏ। ੯੮੬। 


ਊਚ _ਅਵਾਸ _ਬਨਿਯੋ ਅਤਿ ਸੁਭੂਮ ਈਗਰ ਰੰਗ ਕੇ ਚਿਤ੍ਰ _ਬਨਾਏ। 

ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ _ਤਹਾ _ਦਰਸਾਏ। 

ਲੈ ਪਰਜੰਕ ਤਹਾ ਅਤਿ ਸੁੰਦਰ ਸਵਛ ਸੁ ਮਉਰ ਸੁਗੰਧ ਬਿਛਾਏ। 

ਦੋ ਕਰ ਜੋਰਿ ਪ੍ਰਨਾਮ ਕਰਿਯੋ ਤਬ ਕੇਸਵ ਤਾ ਪਰ ਆਨਿ ਬੈਠਾਏ। ੯੮੭। 


ਦੰਹਾਰ” 
ਰਤਨ _ਖਚਤ ਪੀੜਾ ਬਹੁਰ ਲ੍ਯਾਈ ਭਗਤਿ _ਜਨਾਇ। 
ਊਧਵ ਜੀ ਸੋ ਯੌ ਕਹਿਯੋ ਬੈਠਹੁ ਯਾ ਪਰ ਆਇ। ੯੮੮। 
੭ਵੀਯ” 
ਊਧਵ ਜੀ ਕੁਬਜਾ ਸੋ_ਕਹੈ ਨਿਜੁ ਪ੍ਰੀਤਿ ਲਖੀ ਅਤਿ ਹੀ ਤੁਮਰੀ ਮੈ। 
ਹਉ ਅਤਿ ਦੀਨ ਅਧੀਨ ਅਨਾਥ ਨ ਬੈਠ ਸਕਉ ਸਮੁਹਾਇ ਹਰੀ _ਮੈ। 
ਕਾਨ੍ਹ ਪ੍ਰਤਾਪ ਤਬੈ ਉਠਿ ਪੀੜੇ ਕਉ ਦੀਨ ਉਠਾਇ ਕੇ ਵਾਹੀ ਘਰੀ ਸੈ। 
ਪੈ ਇਤਨੋ ਕਰਿ ਕੈ ਭੂਅ ਬੈਠਿ ਰਹਿਯੋ ਗਹਿ ਪਾਇਨ ਨੇਹ ਛਰੀ ਮੈ। ੯੮੯। 


ਜੇ ਪਦ ਪੰਕਜ ਸੇਸ ਮਹੇਸ ਸੁਰੇਸ ਦਿਨੇਸ ਨਿਸੇਸ ਨ ਪਾਏ। 

ਜੇ ਪਦ ਪੰਕਜ ਬੇਦ ਪੁਰਾਨ ਬਖਾਨਿ ਪ੍ਰਮਾਨ ਕੈ _ਗ੍ਯਾਨ ਨ _ਗਾਏ। 
ਜੇ ਪਦ ਪੰਕਜ ਸਿਧ ਸਮਾਧਿ ਮੈ ਸਾਧਤ ਹੈ ਮਨਿ ਮੋਨ ਲਗਾਏ। 
ਜੇ ਪਦ ਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੈ ਸਹਰਾਏ। ੯੯॥। 


ਸੰਤ _ਸਹਾਰਤ ਸ੍ਯਾਮ ਕੇ ਪਾਇ ਮਹਾ _ਬਿਗਸਿਯੋ ਮਨ ਭੀਤਰ ਸੋਊ। 
ਜੋਗਨ ਕੇ ਜੋਊ ਧ੍ਯਾਨ ਕੇ ਬੀਚ ਨ ਆਵਤ ਹੈ ਅਤਿ ਬ੍ਯਾਕੁਲ ਹੋਊ। 


ਕ੍ਰਿਸਨਾਵਤਾਰ ੩੩੫ 


ਹੁਣ ਕੁਬਜਾ ਦੇ ਘਰ ਜਾਣ ਦਾ ਕਥਨ 
ਦੰਹਰਾ 
ਸ੍ਰੀ ਕ੍ਰਿਸ਼ਨ ਨੇ ਕ੍ਰਿਪਾ ਕਰ ਕੇ _ਗਵਾਲਿਆਂ ਦਾ ਪਾਲਣ ਪੋਸ਼ਣ _ਕੀਤਾ। (ਹੁਣ) ਬਹੁਤ 
ਪ੍ਰਸੰਨ ਹੋਕੇ ਹੋਰ ਖੇਡ _ਖੇਡਣ _ਲਗੇ।੯੮੫। 


ਇਕ ਵਾਰ ਸ੍ਰੀ ਕ੍ਰਿਸ਼ਨ ਊਧਵ ਨੂੰ ਨਾਲ ਲੈ ਕੇ ਕੁਬਜਾ ਦੇ ਘਰ ਆਏ। (ਇਹ 
ਗੱਲ) ਸੁਣ ਕੇ ਅਗੋਂ ਹੀ ਆ ਕੇ (ਉਹ ਘਰ ਦੇ ਅੰਦਰ) ਲੈ ਆਈ ਅਤੇ ਪ੍ਰੀਤਮ (ਮਨ 
ਭਾਵਤ”) ਨੂੰ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ _ਲਏ। (ਫਿਰ) ਸ੍ਰੀ ਕ੍ਰਿਸ਼ਨ ਦੇ ਦੋਹਾਂ ਚਰਨ 


ਕੇ (ਆਪਣਾ) ਸਿਰ _ਰਖ ਦਿੱਤਾ (ਅਤੇ ਉਨ੍ਹਾਂ ਨਾਲ) _ਲਿਪਟ 


ਉਂ ਹਿਰਦੇ ਇਸ ਤਰ੍ਹਾਂ ਦਾ _ਹੁਲਾਸ ਵਧਿਆ ਜਿਵੇਂ _ਬਦਲ ਦੇ _ਗਰਜਣ 
ਨਾਲ _ ਚਾਤ੍ਰਿਕ _ਅਤੇ _ਮੋਰ _ ਆਨੰਦਿਤ _ਹੋ__ ਜਾਂਦੇ _ਹਨ।੯੮੬। 
(ਉਸ ਦਾ) ਉੱਚਾ 


ਬਣਿਆ ਹੋਇਆ ਸੀ ਅਤੇ (ਉਸ ਉਤੇ) ਲਾਲ _ਰੰਗ ਦੇ 

ਸਨ। _ਚੰਦਨ, ਧੂਪ, _ਕਦੰਬ ਅਤੇ _ਕਲੰਬਕ _(ਫੁਲਾਂ) ਨੂੰ ਲੈ 

ਨੇ (ਸ੍ਰੀ ਕ੍ਰਿਸ਼ਨ ਨੂੰ) ਵਿਖਾਏ (ਅਰਥਾਤ ਉਸ _ਦੀ _ਆਰਤੀ- 

ਪਲੰਘ _ਲੈ ਕੇ ਬਹੁਤ ਸੁੰਦਰ ਬਿਸਤਰਾ _ਵਿਛਾਇਆ (ਅਤੇ 

ਉਪਰ) _ਸੁਗੈਧਿਤ ਫੁਲ (ਰਖ ਦਿੱਤੇ)। (ਇਸ ਮਗਰੋਂ) ਦੋਵੇਂ ਹੱਥ ਜੋੜ _ਕੇ _ਪੁਨਾਮ _ਕੀਤਾ 
ਨ ਕੇ ਉਸ ਉਤੇ ਬਿਠਾ ਦਿੱਤਾ।੯੮੭। 


ਫਿਰ ਭਗਤੀ _ਭਾਵ ਪ੍ਰਗਟ _ਕਰਦੀ ਹੋਈ ਰਤਨਾ _ਨਾਲ _ਜੜ੍ਹਿਆ ਪੀੜ੍ਹਾ _ਲੈ _ਆਈ। 
ਊਧਵ ਜੀ ਨੂੰ ਇਸ ਤਰ੍ਹਾਂ ਕਿਹਾ ਕਿ ਇਸ ਉਤੇ ਬੈਠ ਜਾਓ। ੯੮੮। 
ਮਾਵੀਯ” 

ਊਧਵ ਨੇ ਕੁਬਜਾ ਨੂੰ ਕਿਹਾ ਕਿ ਕ੍ਰਿਸ਼ਨ ਨਾਲ ਤੇਰੀ ਪ੍ਰੀਤ ਨੂੰ ਮੈਂ ਜਾਣ ਲਿਆ 
ਹੈ। ਮੈਂ ਬਹੁਤ ਨਿਮਾਣਾ, ਅਧੀਨਗੀ ਵਿਚ _ਰਹਿਣ ਵਾਲਾ, ਅਨਾਥ ਸ੍ਰੀ ਕ੍ਰਿਸ਼ਨ ਦੇ ਸਾਹਮਣੇ 
(ਪੀੜ੍ਹੇ ਉਤੇ) ਨਹੀਂ __ਬੈਠ _ਸਕਦਾ। _ਤਦ ਸ੍ਰੀ ਕ੍ਰਿਸ਼ਨ ਦੇ ਪ੍ਰਤਾਪ (ਨੂੰ ਦਰਸਾਉਣ 
ਉਸੇ ਵੇਲੇ ਉਠ ਕੇ ਪੀੜ੍ਹੇ ਨੂੰ _ਚੁਕਵਾ _ਦਿੱਤਾ। _ਇਤਨਾ _ਕੁਝ _ਕਰ 
ਗਿਆ ਅਤੇ (ਆਪਣੇ ਹੱਥ _ਵਿਚ) ਸ੍ਰੀ ਕ੍ਰਿਸ਼ਨ ਦੇ ਚਰਨਾਂ _ਦੇ ਛੜੀ 
ਲਈ।੯੮੯। 
ਜੋ _ਚਰਨ-ਕਮਲ _ਸ਼ੇਸ਼ਨਾਗ, _ਸਹੇਸ਼, ਇੰਦਰ, ਸੂਰਜ _ਅਤੇ ਚੰਦਰਮਾ ਪ੍ਰਾਪਤ ਨਹੀਂ 
ਸਕੇ। _ ਜਿਨ੍ਹਾਂ _ਚਰਨ-ਕਮਲਾਂ _ਦਾ _ਵੇਦ, ਪੁਰਾਣ ਆਦਿ _ਵਿਖਿਆਨ ਕਰਦੇ ਪਰ 
ਦਾ) ਗਿਆਨ ਪ੍ਰਮਾਣ ਸਹਿਤ _ਨ ਦੇ ਸਕੇ। ਜਿਨ੍ਹਾਂ `ਚਰਨ-ਕਮਲਾਂ ਨੂੰ 
ਵਿਚ _ਸਾਧਦੇ _ਹਨ ਅਤੇ ਮੁਨੀ ਲੋਕ ਮੌਨ ਹੋ ਕੇ ਧਿਆਨ ਲਗਾਉਂਦੇ _ਹਨ। ਕੇਸ਼ਵ (ਕ੍ਰਿਸ਼ਨ) 
ਦੇ ਉਨ੍ਹਾਂ ਚਰਨ-ਕਮਲਾਂ ਨੂੰ _ਊਧਵ ਆਪਣੇ ਹੱਥਾਂ _ਵਿਚ ਲੈ ਕੇ _ਪਲੋਸ _ਰਿਹਾ _ਹੈ।੯੯0। 

(ਜਿਹੜੇ) ਸੰਤ ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ _ਸੇਵਦੇ ਹਨ, ਉਹ ਮਨ ਵਿਚ ਬਹੁਤ ਖੁਸ਼ 
ਹੁੰਦੇ _ਹਨ। _ ਜਿਹੜੇ _(ਚਰਨ-ਕਮਲ) _ ਜੋਗੀਆਂ _ਦੇ ਧਿਆਨ _ਵਿਚ _ਨਹੀਂ ਆਉਂਦੇ (ਜਿਸ 
ਕਰ ਕੇ) _ਉਹ ਵਿਆਕੁਲ ਹੋ ਰਹੇ _ਹਨ। _ ਜਿਨ੍ਹਾਂ _(ਚਰਨ-ਕਮਲਾਂ) ਨੂੰ _ਬੂਹਮਾ _ਆਦਿਕ, 


ਕੇ 
ਹੇਮ 


੩੩੬ 


ਸੀ _ਦਸਮ-ਗ੍ਰੰਥ _ਸਾਹਿਬ 


ਜਾ _ਬੁਹਮਾਦਿਕ _ਸੇਸ _ਸੁਰਾਦਿਕ ਖੋਜਤ ਅੰਤਿ ਨ ਪਾਵਤ _ਕੋਊ। 
ਸੋ ਪਦ ਕੰਜਨ ਕੀ ਸਮ ਤੁਲਿ ਪਲੋਟਤ ਊਧਵ ਲੈ ਕਰਿ ਦੋਊ। ੯੯੧। 


ਇਤ ਸਯਾਮ _ਪਲੋਟਤ ਊਧਵ ਪਾਇ _ਉਤੈ ਉਨ _ਮਾਲਨਿ ਸਾਜ ਕੀਏ। 

ਸੁਭ ਬਜੂਨ ਕੇ ਅਰੁ ਲਾਲ ਜਵਾਹਰ ਦੇਖਿ ਜਿਸੈ ਸੁਖ ਹੋਤ ਜੀਏ। 

ਇਤਨੇ ਪਹਿ ਕਾਨ੍ਹ ਪੈ ਆਇ ਗਈ ਬਿੰਦੁਰੀ ਕਹਿਯੋ ਈਗਰ _ਭਾਲਿ _ਦੀਏ। 
ਤਿਹ ਰੂਪ ਨਿਹਾਰਿ ਹੁਲਾਸ ਬਢਿਯੋ ਕਬਿ ਸ੍ਯਾਮ ਕਹੈ _ਜਦੁਬੀਰ ਹੀਏ। ੯੯੨। 


ਸਜਿ ਸਾਜਨ ਮਾਲਨਿ _ਔੰਗਨ ਮੈ ਅਤਿ ਸੁੰਦਰ ਸੋ _ਹਰਿ ਪਾਸ ਗਈ। 
ਮਨੋ ਦੂਸਰਿ ਚੰਦੂਰਕਲਾ ਪੂਗਟੀ ਮਨੋ ਹੇਰਤ ਕੈ ਇਹ ਰੂਪ ਮਈ। 

ਹਰਿ ਜੂ ਲਖਿ ਕੈ ਜੀਯ ਕੀ ਬਿਰਥਾ ਕਬਿ ਸ੍ਯਾਮ ਕਹੈ ਸੋਊ ਐਚ ਲਈ। 
ਤਿਹ ਊਪਰਿ ਬੈਸਿ ਅਸੰਕ ਭਈ ਮਨ ਕੀ ਸਭ ਸੰਕ ਪਰਾਇ ਗਈ। ੯੯੩। 


ਬਹੀਯਾ ਜਬ ਹੀ ਗਹਿ _ਸ੍ਯਾਮਿ ਲਈ ਕੁਬਿਜਾ ਅਤਿ ਹੀ ਮਨ ਮੈ ਸੁਖ ਪਾਯੋ। 
ਸ੍ਯਾਮ ਮਿਲੇ ਬਹੁਤੇ ਦਿਨ ਮੈ ਹਮ ਕਉ ਕਹਿ ਕੈ ਇਹ ਭਾਤਿ ਸੁਨਾਯੋ। 
ਚੰਦਨ ਜਿਉ ਤੁਹਿ ਅੰਗ ਮਲਿਯੋ ਤਿਹ ਤੇ ਹਮ ਹੂੰ ਜਦੁਬੀਰ ਰਿਝਾਯੋ। 
ਜੋਊ ਮਨੋਰਥ ਥੋ_ਜੀਯ ਮੈ ਤੁਮਰੇ ਮਿਲਏ ਸੋਊ ਮੋ ਕਰਿ ਆਯੋ। ੯੯੪। 


/ਏੱਤਾ ਨੀ ਯਾਝੜ੍ਹ ਨਾਟਕ ਕੁੰਥੇ_ਕੁਲਲਾ ਕੇ ਨਹ ਸਾ ਅਨੌਰਲ ਪੁਰਨ ਸਨਾਖਤੀ/ 


ਅਥ ਅਕੂਰ ਕੇ ਧਾਮ ਕਾਨ੍ਹ ਜੂ ਆਏ 
ਹਾਵੀਲ” 
ਦੈ ਸੁਖ ਮਾਲਨਿ ਕਉ ਅਤਿ ਹੀ ਅਕੂਰਹਿ ਕੇ ਫਿਰ ਧਾਮਿ ਪਧਾਰਿਯੋ। 
ਆਵਤ ਸੋ ਸੁਨਿ ਪਾਇ ਲਗਿਯੋ ਤਿਹ ਮਧਿ ਚਲੋ ਹਰਿ ਪ੍ਰੇਮ ਚਿਤਾਰਿਯੋ। 
ਸੋ ਗਹਿ ਸ੍ਯਾਮ ਕੇ ਪਾਇ ਰਹਿਯੋ ਕਬਿ ਨੇ ਮੁਖ ਤੇ ਇਹ ਭਾਤਿ ਉਚਾਰਿਯੋ। 
ਊਧਵ ਸੋ _ਜਦੁਬੀਰ ਕਹਿਯੋ ਇਨ ਸੰਤਨ ਕੋ ਅਤਿ ਪ੍ਰੇਮ ਨਿਹਾਰਿਯੋ। ੯੯੫। 


ਊਧਵ _ਸ੍ਯਾਮ _ਕਹਿਯੋ ਸੁਨ ਕੈ ਅਕੂਰਹਿ ਕੋ ਅਤਿ ਪ੍ਰੇਮ ਨਿਹਾਰਿਯੋ। 
ਸੁਧਿ ਕਰੀ ਉਨ ਕੀ ਮਨ ਮੈ ਕੁਬਿਜਾ ਕੋ ਕਹਿਯੋ ਅਰੁ ਪ੍ਰੇਮ ਚਿਤਾਰਿਯੋ। 
ਸੋ _ਗਨਤੀ ਕਰਿ ਕੈ ਮਨ ਮੈ ਕਨ੍ਹੀਯਾ ਸੈਗਿ ਪੈ ਇਹ ਭਾਤਿ ਉਚਾਰਿਯੋ। 
ਹੇ ਹਰਿ ਜੂ ਇਹ ਕੇ ਪਿਖਏ ਉਨ ਕੇ ਸਭ ਪ੍ਰੇਮ ਬਿਦਾ ਕਰਿ ਡਾਰਿਯੋ। ੯੯੬। 


ਕਿਰਿਸਨਾਵਤਾਰ ੩੩੭ 
ਸ਼ੇਸ਼ਨਾਗ, ਦੇਵਤਾ ਆਦਿਕ ਖੋਜ _ਥਕੇ ਹਨ, ਪਰ _ਕੋਈ ਅੰਤ ਨਹੀਂ ਪਾ _ਸਕੇ। ਉਨ੍ਹਾਂ ਚਰਨ 
ਕਮਲਾਂ ਦੀ ਕੀ ਬਰਾਬਰੀ ਹੈ (ਜਿਨ੍ਹਾਂ ਨੂੰ) ਦੋਹਾਂ ਹੱਥਾਂ ਵਿਚ ਲੈ ਕੇ ਉਧਵ _ਪਲੋਸ _ਰਿਹਾ 


ਹੋਈ _ਸੀ। _ਕਵੀ ਸ਼ਿਆਮ _ਕਹਿੰਦੇ ਹਨ, _ਉਸ 

ਵਿਚ _ਹੁਲਾਸ ਵਧ _ਗਿਆ।੯੯੨। 
ਮਾਲਣ ਅੰਗਾਂ ਵਿਚ _ਸਾਜ ਸਜਾਵਟ ਕਰ ਕੇ ਅਤੇ ਬਹੁਤ 

ਕ੍ਰਿਸ਼ਨ ਪਾਸ _ਆ ਗਈ। _ (ਇੰਜ ਪ੍ਰਤੀਤ _ ਹੁੰਦਾ _ਸੀ) ਮਾਨੋ ਦੂਜੀ 

ਗਈ ਹੋਵੇ, ਜਾਂ ਮਾਨੋ _“ਰਤਿ” ਦਾ ਰੂਪ ਹੀ ਹੋ ਗਈ ਹੋਵੇ। ਕਵੀ ਸ਼ਿਆਮ ਕਹਿੰਦੇ ਹਨ, 

ਸੀ ਕ੍ਰਿਸ਼ਨ ਨੇ ਉਸੇ ਦੇ ਮਨ ਦੀ ਅਵਸਥਾ ਵੇਖ ਕੇ, ਉਸ ਨੂੰ (ਆਪਣੇ 

ਉਸ _ (ਪਲੰਘ) _ਉਪਰ _ਬੈਠ _ਕੇ _ਨਿਸੰਗ ਹੋ ਗਈ ਅਤੇ ਮਨ ਦੀ 

ਗਈ।੯੯੩। 


ਜਦ ਸ੍ਰੀ ਕ੍ਰਿਸ਼ਨ ਨੇ _(ਕੁਬਜਾ ਨੂੰ) ਬਾਹੋਂ _ਪਕੜ _ਲਿਆ, ਤਦ ਕੁਬਜਾ ਨੇ 
ਬਹੁਤ ਸੁਖ ਪ੍ਰਾਪਤ ਕੀਤਾ। ਹੇ ਸ੍ਰੀ ਕ੍ਰਿਸ਼ਨ! ਤੁਸੀਂ ਮੈਨੂੰ ਬਹੁਤ ਦਿਨਾਂ ਬਾਦ ਆ 
ਹੋ--(ਕੁਬਜਾ ਨੇ) ਇਸ ਤਰ੍ਹਾਂ ਕਹਿ ਕੇ _ਸੁਣਾਇਆ। ਜਿਸ ਤਰ੍ਹਾਂ ਤੁਹਾਡੇ ਸ਼ਰੀਰ ਉਤੇ 
ਮਲ ਕੇ (ਰਿਝਾਇਆ ਸੀ), ਉਸੇ ਤਰ੍ਹਾਂ ਸਹੀ ਕ੍ਰਿਸ਼ਨ ਨੇ ਅਜ ਮੈਨੂੰ ਖੁਸ਼ ਕੀਤਾ ਹੈ। ਮੇਰੇ 
ਵਿਚ ਜੋ ਮਨੋਰਥ ਸੀ, ਤੁਹਾਡੇ ਮਿਲਣ ਨਾਲ ਮੇਰੇ ਹੌਥ ਵਿਚ ਆ ਗਿਆ ਹੈ (ਅਰਥਾਤ 
ਪ੍ਰਾਪਤ ਹੋ ਗਿਆ ਹੈ)।੯੯੪। 
/ਟਲੋੇਂ ਨੰ ਲੰਓਤ੍ਹ ਨਾਟਕ ਗੁੱਲ ਦੇ ਕੁਕਜ਼ਾ ਦੇ ਘਰ ਲਾ ਕੇ ਉਸ ਦਾ 
੭ਨਰਕਾ _ਊਰਠਨ ਕਰਨ ਦਾ ਪਨ% _ਨਨਆਖੜਾ/ 
ਹੁਣ ਅਕਰੂਰ ਦੇ ਘਰ ਕਾਨ੍ਹ ਜੀ ਦੇ ਆਉਣ ਦਾ ਕਥਨ 

੭ਵੀਯ” 

ਮਾਲਣ ਨੂੰ ਬਹੁਤ ਸੁਖ ਦੇ ਕੇ, ਫਿਰ ਅਕਰੂਰ ਦੇ _ਘਰ ਚਲੇ _ਗਏ। (ਕ੍ਰਿਸ਼ਨ ਦਾ) 
ਆਉਣਾ ਸੁਣ ਕੇ ਉਹ ਪੈਰੀਂ ਆ ਲਗਿਆ, ਉਸ ਦੇ (ਮਨ) ਵਿਚ ਹਰਿ ਪ੍ਰੋਮ ਦਾ (ਪ੍ਰਵਾਹ) 
ਚਲ ਪਿਆ, (ਉਹ ਕ੍ਰਿਸ਼ਨ ਨੇ) ਚਿਤਾਰ ਲਿਆ। ਫਿਰ ਉਸ ਨੇ ਸ੍ਰੀ ਕ੍ਰਿਸ਼ਨ ਦੇ ਚਰਨ ਪਕੜ 
ਲਏ, (ਉਸ ਦ੍ਰਿਸ਼ ਨੂੰ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰਿਆ ਹੈ। ਊਧਵ ਨੂੰ ਸ੍ਰੀ ਕ੍ਰਿਸ਼ 
ਨੇ ਕਿਹਾ ਕਿ ਇਨ੍ਹਾਂ ਸੰਤਾਂ ਦਾ ਅਤਿ _ਅਧਿਕ ਪ੍ਰੇਮ ਵੇਖਿਆ _ਹੈ।੯੯੫। 


ਊਧਵ ਨੇ ਕ੍ਰਿਸ਼ਨ ਦਾ ਕਿਹਾ ਸੁਣ ਕੇ ਅਕਰੂਰ ਦੇ ਅਤਿ ਅਧਿਕ ਪ੍ਰੇਮ ਨੂੰ _ਵੇਖਿਆ। 
(ਫਿਰ ਉਸ ਨੇ ਆਪਣੇ) ਮਨ ਵਿਚ ਕੁਬਜਾ ਦੇ ਕਹੇ ਹੋਏ (ਬੋਲਾਂ ਨੂੰ) ਅਤੇ ਪ੍ਰੇਮ ਨੂੰ ਯਾਦ 
ਕੀਤਾ। _ਮਨ _ਵਿਚ _ਸੋਚ _ਵਿਚਾਰ _ਕਰ _ਕੇ ਕ੍ਰਿਸ਼ਨ ਪਾਸ _ਇਸ ਤਰ੍ਹਾਂ _ਕਹਿ _ਸੁਣਾਇਆ। 
ਹੇ ਕ੍ਰਿਸ਼ਨ ਜੀ! ਇਸ ਦੇ (ਪ੍ਰੇਮ ਨੂੰ) ਵੇਖ ਕੇ (ਇੰਜ ਲਗਦਾ ਹੈ) ਕਿ ਉਸ (ਕੁਬਜਾ) ਦੇ 


ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ (ਅਰਥਾਤ _ਤੁਛ _ਹੋ ਗਿਆ ਹੈ)।੯੯੬। 


੩੩੮ 


ਸੀ _ਦਸਮ-ਗ੍ੰਥ _ਸਾਹਿਬ 


ਹਰਿ ਰੂਪ ਨਿਹਾਰਿ ਮਨੇ ਸੁਖ ਪਾਇ ਕੈ ਸ੍ਰੀ ਜਦੁਬੀਰ ਕੀ ਸੇਵ ਸੁ ਕੀਨੀ। 
ਪਾਇ ਪਰੋ ਤਾਹਿ ਕੇ ਬਹੁਰੇ ਉਠਿ ਦੇਵਕੀ ਲਾਲਿ ਪਰਿਕਰਮਾ ਦੀਨੀ। 
ਭੋਜਨ ਅੰਨ ਜਿਤੋ ਗ੍ਰਿਹ ਥੋ ਸੋਊ ਆਨਿ ਧਰੋ ਹਿਤ ਬਾਤ ਲਖੀਨੀ। 
ਥੋ ਮਨ ਮੋ ਸੋਊ ਬਾਛਤ ਇਛ ਵਹੈ ਜਸੁਧਾ ਸੁਤ ਪੂਰਨ ਕੀਤੀ। ੯੯੭। 


ਪੂਰਨ ਕੈ ਮਨਸਾ ਤਿਹ ਕੀ ਸੈਗਿ ਊਧਵ ਲੈ ਫਿਰਿ ਧਾਮਿ ਅਯੋ। 

ਗ੍ਰਿਹ ਆਇ ਕੈ ਮੰਗਨ ਲੋਗ ਬੁਲਾਇ ਗਵਾਵਤ ਭਯੋ ਤਿਹ ਰਾਗ _ਗਜਯੋ। 
ਤਿਨ ਊਪਰ ਰੀਝਿ ਕਹੈ ਕਬਿ ਸ੍ਯਾਮ ਘਨੋ ਗ੍ਰਹਿ ਤੇ ਕਢਿ ਦਾਨ ਦਯੋ। 
ਮਨੋ ਤਾ ਜਸ ਤੇ ਮ੍ਰਿਤ ਮੰਡਲ ਮੈ ਅਬ ਕੇ ਦਿਨ ਲਉ ਦਿਨ ਸੇਤ ਭਯੋ। ੯੯੮। 


ਅਕੂਰ _ਸਿਆਮ ਕੇ ਧਾਮਹਿ ਆਇ ਕੈ ਸ੍ਰੀ ਜਦੁਬੀਰ ਕੇ _ਪਾਇਨ _ਲਾਗਿਓ। 
ਕੰਸ ਬਿਦਾਰਿ _ਬਕੀ ਉਰਿ _ਫਾਰਿ _ਕਹਿਯੋ _ਕਰਤਾਰ _ਸਰਾਹਨ _ਲਾਗਿਓ। 
ਅਉਰ ਗਈ ਸੁਧਿ ਭੂਲ ਸਭੈ ਹਰਿ ਕੀ ਉਪਮਾ ਰਸ ਭੀਤਰ ਪਾਗਿਓ। 
ਆਨੰਦ ਬੀਚ _ਬਢਿਯੋ ਮਨ ਕੇ ਮਨ ਕੋ ਦੁਖ ਥੋ ਜਿਤਨੋ ਸਭ _ਭਾਗਿਓ। ੯੯੯। 


ਦੇਵਕੀ ਲਾਲ ਗੁਪਾਲ ਅਹੋਂ ਨੰਦ _ਲਾਲ ਦਿਆਲ ਇਹੈ _ਜੀਯ _ਧਾਰਿਓ। 
ਕੰਸ ਬਿਦਾਰਿ `ਬਕੀ ਉਰ _ਫਾਰਿ _ਕਹਿਯੋ ਕਰਤਾ _ਜਦੁਬੀਰ ਉਚਾਰਿਓ। 
ਹੇ ਅਘ ਕੇ ਰਿਪੁ ਹੇ ਰਿਪੁ ਕੇਸੀ ਕੇ ਹੇ ਕੁਪਿ ਜਾਹਿ ਤ੍ਰਿਨਾਵੁਤਿ ਮਾਰਿਓ। 
ਤਾ ਅਬ ਰੂਪ ਦਿਖਾਇ ਹਮੈ ਹਮਰੋਂ ਸਭ ਪਾਪ _ਬਿਦਾ ਕਰਿ _ਡਾਰਿਓ। ੧000। 


ਚੋਰ ਹੈ ਸਾਧਨ ਕੇ ਦੁਖ ਕੋ ਸੁਖ ਕੋ ਬਰੁ ਦਾਇਕ ਸਯਾਮ ਉਚਾਰਿਓ। 
ਹੈ ਠਗ ਗ੍ਰਾਰਨਿ ਚੀਰਨ ਕੋ ਭਟ ਹੈ ਜਿਨਿ ਕੰਸ ਸੋ ਬੀਰ ਪਛਾਰਿਓ। 
ਕਾਇਰ ਹੈ ਬਹੁ ਪਾਪਨ ਤੇ ਅਰੁ ਬੈਦ ਹੈ ਜਾ ਸਭ ਲੋਗ ਜੀਯਾਰਿਓ। 


ਪੰਡਿਤ ਹੈ ਕੜਿ ਸ੍ਯਾਮ ਕਹੈ ਜਿਨਿ ਚਾਰੋ_ਈ ਬੇਦੁ ਕੋ ਭੇਦ ਸਵਾਰਿਓ। ੧00੧। 


ਯੌ_ਕਹਿ ਕੈ ਜਦੁ ਬੀਰ ਕੇ ਸੋ ਕਬਿ ਸ੍ਯਾਮ ਕਹੈ ਉਠਿ ਪਾਇ ਪਰਿਯੋ। 
ਹਰਿ ਕੀ ਬਹੁ ਬਾਰ ਸਰਾਹ ਕਰੀ ਦੁਖ ਥੋ _ਜਿਤਨੋ ਛਿਨ ਬੀਚ ਹਰਿਯੋ। 
ਅਰੁ ਤਾ ਛਬਿ ਕੇ ਜਸੁ ਉਚ ਮਹਾ ਕਬਿ ਨੇ ਬਿਧਿ ਯਾ ਮੁਖ ਤੇ ਉਚਰਿਯੋ। 


ਹਰਿ ਨਾਮੁ ਸੰਜੋਅ ਕਉ ਪੈਨ੍ਹਿ ਤਨੈ ਸਭ _ਪਾਪਨ ਸੈਗਿ ਲਰਿਯੋ ਨ _ਟਰਿਯੋ। ੧00੨। 


ਫਿਰਿ ਯੋ ਕਰਿ ਕਾਨਰ ਕੀ ਉਪਮਾ ਹਰਿ ਜੀ ਤੁਮ ਹੀ ਮੁਰ ਸਤ੍ਰ ਪਛਾਰਿਯੋ। 
ਤੈ ਹੀ ਮਰੇ ਤ੍ਰਿਪੁਰਾਰਿ ਕਮਧ ਸੁ ਰਾਵਨ ਮਾਰਿ ਘਨੋ ਰਨ ਪਾਰਿਯੋ। 


ਕਿਰਿਸਨਾਵਤਾਰ ੩੩੯ 
ਸ੍ਰੀ ਕ੍ਰਿਸ਼ਨ ਦੇ ਰੂਪ ਨੂੰ ਮਨ ਵਿਚ ਵੇਖ ਕੇ (ਅਕਰੂਰ ਨੇ) ਸੁਖ ਪਾਇਆ ਅਤੇ 
ਸੀ ਕ੍ਰਿਸ਼ਨ ਦੀ ਸੇਵਾ ਕੀਤੀ। ਉਸ ਦੇ ਪੈਰੀਂ ਪਿਆ ਅਤੇ ਫਿਰ ਉਠ ਕੇ ਦੇਵਕੀ ਦੇ ਪੁੱਤਰ 
ਦੀ ਪ੍ਰਕਰਮਾ _ਕੀਤੀ। ਘਰ _ਵਿਚ _ਜਿਤਨਾ ਭੋਜਨ ਅਤੇ ਅੰਨ ਸੀ, ਉਹ _ਸਾਰਾ ਕੁਝ, ਪ੍ਰੀਤ 
ਦੀ ਰੀਤ ਨੂੰ ਵਿਚਾਰ ਕੇ, ਅਗੇ ਆ ਰਖਿਆ। ਉਸ ਦੇ ਮਨ ਵਿਚ ਜੋ ਚਾਹਨਾ ਸੀ, ਉਹ 
ਇੱਛਾ ਕ੍ਰਿਸ਼ਨ _ਨੇ _ਪੂਰੀ _ਕਰ _ ਦਿੱਤੀ।੯੯੭। 
ਉਸ ਦੀ ਮਨਸਾ ਪੂਰੀ ਕਰ ਕੇ ਅਤੇ ਊਧਵ ਨੂੰ ਸੰਗ ਲੈ ਕੇ ਫਿਰ ਘਰ ਆ ਗਏ। 
ਘਰ ਆ ਕੇ ਮੰਗ ਕੇ ਖਾਣ ਵਾਲੇ ਗਵੈਇਆਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਤੋਂ ਰਾਗ ਅਤੇ 
ਗੀਤ _ਗਵਾਉਣ _ਲਗਾ। _ਕਵੀ _ਸ਼ਿਆਮ _ਕਹਿੰਦੇ ਹਨ, ਉਨ੍ਹਾਂ _ਉਤੇ ਰੀਝ _ਕੇ, _ਘਰ ਵਿਚੋਂ 
ਕਢ ਕੇ ਬਹੁਤ ਦਾਨ _ਦਿੱਤਾ। _(ਇੰਜ _ਲਗਦਾ ਹੈ) ਮਾਨੋ _ਉਸ (ਦਿਨ ਗਾਏ ਗਏ) ਯਸ਼ 
ਤੋਂ ਮਾਤ ਲੋਕ _ਵਿਚ ਹੁਣ ਤਕ ਦਿਨ ਸਫ਼ੈਦ ਹੋ ਰਿਹਾ ਹੈ।੯੯੮। 
ਅਕਰੂਰ ਸ੍ਰੀ ਕ੍ਰਿਸ਼ਨ ਦੇ ਘਰ ਆ ਕੇ ਸ੍ਰੀ ਜਦੁਬੀਰ ਦੇ ਪੈਰੀਂ ਪਿਆ। (ਫਿਰ) ਕੰਸ ਨੂੰ 
ਨਸ਼ਟ ਕਰਨ _ਅਤੇ _ਬਕੀ ਛਾਤੀ ਨੂੰ ਪਾੜਨ ਅਤੇ ਜਗਤ _ਦਾ ਕਰਤਾ _ਹੋਣ ਦੀ (ਗੱਲ) 


ਮਗਨ ਹੋਂ _ਗਿਆ। (ਇਸ ਨਾਲ ਉਸ ਦੇ) ਮਨ ਵਿਚ ਆਨੰਦ 
ਮਨ _ਵਿਚ ਜਿਤਨਾ ਦੁਖ ਸੀ, ਉਹ ਖ਼ਤਮ ਹੋ _ਗਿਆ।੯੯੯। 
ਦੇਵਕੀ _ਲਾਲ! ਹੇ ਗੋਪਾਲ! ਹੇ ਦਿਆਲ! _ਇਸ ਤਰ੍ਹਾਂ ਦੀ (ਉਪਮਾ _ਕਰਨੀ) 
ਧਾਰ _ਲਈ। _ (ਕ੍ਰਿਸ਼ਨ ਨੂੰ) ਕੰਸ ਨੂੰ ਮਾਰਨ ਵਾਲਾ, _ਬਕੀ _ਦੀ ਛਾਤੀ _ਪਾੜਨ 
ਕਰਤਾ ਕਹਿ ਕੇ ਉਚਾਰਿਆ। ਹੇ ਅਘ ਦੇ ਵੈਰੀ! ਹੇ ਕੇਸੀ ਦੇ ਵੈਰੀ, ਹੇ ਕ੍ਰੋਧ 
ਤ੍ਿਣਾਵਰਤ ਮਾਰਨ _ਵਾਲੇ! ਤੁਸੀਂ ਹੁਣ ਸਾਨੂੰ _(ਆਪਣਾ) ਰੂਪ ਵਿਖਾ 
ਨਸ਼ਟ _ਕਰ ਦਿੱਤਾ _ਹੈ।੧000। 

ਹੈਂ (ਪਰ) ਸਾਧਾਂ ਦੇ ਦੁੱਖਾਂ (ਨੂੰ ਚੁਰਾਉਂਦਾ ਹੈਂ), ਅਤੇ ਸੁਖ 
ਦਾ ਵਰ ਦੇਣ ਵਾਲਾ ਕਿਹਾ ਜਾਂਦਾ ਹੈਂ। ਤੂੰ ਠਗ ਹੈਂ, _ਗੋਪੀਆਂ ਦੇ _ਬਸਤ੍ਰਾਂ (ਨੂੰ _ਠਗਦਾ 
ਹੈਂ), (ਤੂੰ) ਸੂਰਮਾ ਹੈਂ ਜਿਸ ਨੇ ਕੰਸ ਵਰਗੇ ਸ਼ੂਰਵੀਰ ਨੂੰ ਪਛਾੜ ਦਿੱਤਾ ਸੀ। (ਤੂੰ) ਕਾਇਰ 
ਹੈਂ, (ਕਿਉਂਕਿ) ਪਾਪਾਂ ਤੋਂ ਬਹੁਤ (ਡਰਦਾ ਹੈਂ) ਅਤੇ (ਤੂੰ) ਵੈਦ ਵੀ ਹੈਂ ਜਿਸ ਨੇ ਸਾਰਿਆਂ 


ਦੀ 

ਕਹਿ ਕੇ ਸਿਫ਼ਤ ਕਰਨ ਲਗਿਆ। (ਉਸ ਨੂੰ) ਹੋਰ ਸਾਰੀ ਹੋਸ਼ ਭੁਲ ਗਈ, (ਬਸ) ਸ੍ਰੀ ਕ੍ਰਿਸ਼ਨ 
ਦੀ 

ਦਾ 


ਰੋ, ਹੈਂ 
੨ 


ਕਵੀ ਸ਼ਿਆਮ _ਕਹਿੰਦੇ ਹਨ, ਇਸ ਤਰ੍ਹਾਂ ਕਹਿ ਕੇ ਅਤੇ ਉਠ ਕੇ ਸ੍ਰੀ ਕ੍ਰਿਸ਼ਨ ਦੇ 
ਗਿਆ। ਸ੍ਰੀ ਕ੍ਰਿਸ਼ਨ ਦੀ ਬਹੁਤ ਵਾਰ ਸਿਫ਼ਤ ਕੀਤੀ ਜਿਤਨਾ ਵੀ ਦੁਖ ਸੀ, ਛਿਣ 
ਦੂਰ ਹੋ _ਗਿਆ। (ਅਤੇ) ਉਸ ਦ੍ਰਿਸ਼ ਦੇ ਉਚੇ ਅਤੇ ਮਹਾਨ ਯਸ਼ ਨੂੰ ਕਵੀ ਨੇ 
ਰਹਾਂ _ਆਪਣੇ ਮੂੰਹ ਤੋਂ ਉਚਾਰਿਆ ਹੈ। (ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਮਾਨੋ) _ਹਰਿ 
ਦੇ ਕਵਚ ਨੂੰ ਸ਼ਰੀਰ ਉਤੇ ਪਹਿਨ ਕੇ ਸੈਂਕੜੇ ਪਾਪਾਂ ਨਾਲ ਲੜਿਆ, ਪਰ ਪਿਛੇ ਨੂੰ 
ਹਟਿਆ।੧00੨। 


ਫਿਰ ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਉਪਮਾ _ਕੀਤੀ--ਹੇ ਹਰਿ _ਜੀ! ਤੁਸੀਂ ਹੀ _'ਮੁਰ' 


(ਨਾਂ ਦੇ) ਵੈਰੀ ਨੂੰ ਪਛਾੜਿਆ ਸੀ। ਤੁਸੀਂ ਹੀ 'ਤ੍ਰਿਪੁਰਾਰ” ਅਤੇ 'ਕਮੇਂਧ” ਨੂੰ ਮਾਰਿਆ ਸੀ 
ਅਤੇ _ਰਾਵਣ ਨੂੰ ਮਾਰਨ ਲਈ _ਘਮਸਾਨ ਯੁੱਧ ਰਚਿਆ _ਸੀ। ਲੰਕਾ (ਦਾ _ਰਾਜ) ਵੈਰੀ ਦੇ 


ਸੀ _ਦਸਮ-ਗ੍ਰੰਥ _ਸਾਹਿਬ 


ਲੰਕ ਦਈ ਅਰਿ ਭ੍ਰਾਤਰ ਕਉ ਸੀਅ ਕੋ ਸੈਗਿ ਲੈ ਫਿਰਿ ਅਉਧਿ ਸਿਧਾਰਿਯੋ। 
ਤੈ ਹੀ ਚਰਿਤ੍ਰ ਕੀਏ ਸਭ ਹੀ ਹਮ ਜਾਨਤ ਹੈ ਇਹ ਭਾਤਿ ਉਚਾਰਿਯੋ। ੧00੩। 


ਹੇ ਕਮਲਾਪਤਿ ਹੇ ਗਰੁੜਧੂਜ ਹੇ _ਜਗਨਾਇਕ ਕਾਨ੍ਹਿ ਕਹਿਯੋ ਹੈ। 

ਹੇ ਜਦੁਬੀਰ ਕਹੋ ਬਤੀਯਾ ਸਭ ਹੀ ਤੁਮਰੀ ਭ੍ਰਿਤ ਲੋਕ ਭਯੋ _ਹੈ। 

ਮੋਰੀ ਹਰੋ ਮਮਤਾ ਹਰਿ ਜੂ ਇਹ ਭਾਤਿ ਕਹਿਯੋ ਹਰਿ ਚੀਨ ਲਯੋ_ਹੈ। 

ਡਾਰਿ ਦਈ ਮਮਤਾ ਤਿਹ ਪੈ ਸੋਊ ਮੋਨਹਿ ਧਾਰ ਕੈ ਬੈਠਿ ਰਹਿਯੋ ਹੈ। ੧00੪। 


ਕਾਨੂ ਲੂ ਲਾਲ ਕਰੂਰ ਮੱ 
ਨਵੀਸਾ 

ਐ ਹੋ ਚਚਾ ਜਦੁਬੀਰ ਕਹਿਯੋ ਹਮ ਕਉ ਸਮਝੇ ਬਿਨੁ ਤੈ ਹਰਿ ਚੀਨੋ। 
ਤਾ ਤੇ ਲਡਾਵਹੁ ਮੋਹਿ ਕਹਿਯੋ ਜਿਹ ਤੇ ਸੁਖ ਹੋ ਅਤਿ ਹੀ ਮੁਹਿ ਜੀ ਨੌ। 
ਆਇਸ ਮੋ ਬਸੁਦੇਵਹ ਜੀ ਅਕੂਰ ਬਡੇ ਲਖ ਊ ਕਰ ਕੀਨੋ। 
ਤਾ ਤੇ ਨ ਮੋ ਘਨਿ ਸ੍ਯਾਮ ਲਥੈ ਇਹ ਭਾਤਿ ਕਹਿਯੋ ਹਰਿ ਜੂ ਹਸਿ ਦੀਨੋ। ੧00੫। 
ਸੋ_ਸੁਨਿ ਬੀਰ ਪ੍ਰਸੰਨ ਭਯੋ ਮੁਸਲੀਧਰ _ਸ੍ਯਾਮ ਜੂ ਕੈਠਿ _ਲਗਾਏ। 
ਸੋਕ ਜਿਤੇ ਮਨ ਭੀਤਰ ਥੇ ਹਰਿ ਕੋ ਤਨ ਭੇਟਿ ਸਭੈ ਬਿਸਰਾਏ। 
ਛੋਟ ਭਤੀਜ ਲਖੇ ਕਰਿ ਕੈ ਕਰਿ ਕੈ ਜਗ ਕੇ ਕਰਤਾ ਨਹੀ ਪਾਏ। 
ਯਾ ਬਿਧਿ ਭੀ ਤਿਹ ਠਉਰ ਕਥਾ ਤਿਹ ਕੇ ਕਬਿ ਸ੍ਯਾਮਹਿ ਮੰਗਲ ਗਾਏ। ੧00੬। 


/ਛੰਤ ਸੀ ਸਨ #ਨੈਕੰਧੇ ਲਓਤ ਨਾਟਕ ਗੁੰਲੇ /ਕੈਸ਼ਨਾਵਤਾਨੇ ਅਕੂਰ ਰਹ _ਲੈਲੋਂ ੭ਰਨੰ/ 


ਅਥ ਅਕੂਰ ਕੋ ਫੁਫੀ ਪਾਸ ਭੇਜਨ ਕਥਨੰ 
ਹਵੀਯਾਂ 
ਸੀ _ਜਦੁਬੀਰ _ਕਹਿਯੋ ਹਸਿ ਕੈ ਬਰਬੀਰ ਗਜਾਪੁਰ ਮੈ ਚਲ ਜਇਯੈ। 
ਮੋ ਪਿਤ ਕੀ ਭਗਨੀ ਸੁਤ ਹੈ ਤਿਨ ਕੋ ਅਬ ਜਾਇ ਕੈ ਸੋਧਹਿ ਲਇਯੈ। 
ਅੰਧ ਤਹਾ ਨ੍ਰਿਪ ਹੈ ਮਨ ਅੰਧ ਦੁਜੋਧਨ ਭਯੋ ਬਸਿ ਤਾ ਕੋ ਲਖਈਲੈ। 
ਪੰਡੁ ਕੇ ਪੁਤੁਨ ਕੋ ਤਿਹ ਠਉਰ ਦਈਯਤ ਹੈ ਸੁਖ ਕੈ ਦੁਖ ਦਈਯੈ। ੧007। 


=`੨ 


ਯੌ ਸੁਨ ਕੈ ਤਿਹ ਕੀ ਬਤੀਯਾ ਕਰਿ ਕੈ ਅਕੂਰ ਪ੍ਰਨਾਮ ਸਿਧਾਰਿਯੋ। 

ਪੰਥ ਕੀ ਬਾਤ ਗਨਉ ਕਹਿ ਲਉ ਪਗ ਬੀਚ _ਗਜਾਪੁਰ ਕੇ ਤਿਨਿ ਧਾਰਿਯੋ। 
ਪ੍ਰਾਤ ਭਏ ਨ੍ਰਿਪ ਬੀਚ ਸਭਾ ਕਬਿ ਸ੍ਯਾਮ ਕਹੈ ਇਹ _ਭਾਤਿ ਉਚਾਰਿਯੋ। 
ਭੂਪ _ਕਹੀ ਕਹੁ ਮੋ ਬਿਰਥਾ ਜਦੁਬੀਰਹਿ ਜਾ _ਬਿਧਿ _ਕੰਸ _ਪਛਾਰਿਯੋ। ੧00੮। 


ਕ੍ਰਿਸਨਾਵਤਾਰ ੩੪੧ 


ਕਿਹਾ _ਹੈ।੧00੩। 


ਸੀ ਕ੍ਰਿਸ਼ਨ ਕਹਿਣ ਲਗੇ--ਹੇ ਚਾਚਾ! ਮੈਨੂੰ ਸਮਝੇ _ਬਿਨਾ ਹੀ ਤੁਸੀਂ “ਹਰਿ” ਸਮਝ 
ਲਿਆ ਹੈ। ਤਾਂ ਤੇ (ਤੁਸੀ) ਮੇਰੇ ਨਾਲ ਲਾਡ (ਦੀ _ਗੌਲ) ਕਰੋਂ ਅਤੇ (ਉਹੀ) ਕਹੋ __ਜਿਸ 
ਨਾਲ _ਮੇਰੇ _ਮਨ _ਵਿਚ _ਬਹੁਤ ਸੁਖ _ਹੋਵੇ। ਮੈਨੂੰ _ਬਸੁਦੇਵ ਦੀ ਆਗਿਆ ਹੈ ਕਿ ਅਕਰੂਰ 
ਨੂੰ ਵੱਡਾ ਕਰ ਕੇ ਜਾਣਨਾ (ਅਤੇ ਉਸੇ ਲਈ ਅਜਿਹਾ ਕਰ ਦਿੱਤਾ) ਤਾਂ ਜੋ ਮੈਨੂੰ _ਘਨਸ਼ਿਆਮ 
ਨ _ਸਮਝੋ। ਇਸ ਤਰ੍ਹਾਂ ਕਹਿ ਕੇ ਸ੍ਰੀ ਕ੍ਰਿਸ਼ਨ ਹਸ _ਪਏ।੧00੫। 
ਇਹ ਸੁਣ ਕੇ ਸੂਰਵੀਰ _(ਅਕਰੂਰ) ਪ੍ਰਸੰਨ _ਹੋ__ਗਿਆ ਅਤੇ _ਬਲਰਾਮ _ਅਤੇ ਕ੍ਰਿਸ਼ਨ 
ਨੂੰ ਗਲ ਨਾਲ _ਲਗਾ __ਲਿਆ। _ਮਨ _ਵਿਚ ਜਿਤਨੇ ਦੁਖ _ਸਨ, ਕ੍ਰਿਸ਼ਨ ਦੇ ਸ਼ਰੀਰ ਨੂੰ ਛੁਹ 
ਕੇ ਸਾਰੇ ਭੁਲ _ਗਏ। (ਉਨ੍ਹਾਂ ਨੂੰ) ਛੋਟੇ ਭਤੀਜੇ ਕਰ _ਕੇ ਜਾਣਿਆ ਅਤੇ _ਜਗਤ _ਦੇ ਕਰਤਾ 
ਕਰ _ਕੇ ਨਹੀਂ ਸਮਝਿਆ। _ਇਸ ਤਰ੍ਹਾਂ ਦੀ ਕਥਾ ਉਸ ਸਥਾਨ ਉਤੇ ਹੋਈ, ਉਸ ਦੇ (ਯਸ਼ 
ਦੇ) ਕਵੀ ਸ਼ਿਆਮ _ਨੇ ਮੰਗਲ _ ਗਾਏ _ ਹਨ।੧00੬। 
/ਟੈਲੇਂ ਨੀ ਦਸਮ ਕੰਧ ਦੇ ਲਾਦਤੂਹ ਨਾਟਕ ਦੇ #੍ਰੋਸਨਾਵਤਾਰ ਦੇ 
ਅਕਰੂਰ ਦੇ _ ਘਰ ਜਾਣ ਦਾ ਪੁਸੰਨਾ ਸਰਨ ਗਇਆ 


ਹੁਣ ਅਕਰੂਰ ਨੂੰ ਭੂਆ ਪਾਸ ਭੇਜਣ ਦਾ ਕਥਨ 


ਮਾਵੀਲ” 

ਸੀ ਕ੍ਰਿਸ਼ਨ ਨੇ ਹਸ ਕੇ ਕਿਹਾ--ਹੇ _ਸ੍ਰੇਸ਼ਠ _ਸੂਰਵੀਰ _(ਅਕਰੂਰ)! _ਹਸਤਨਾਪੁਰ 
('ਗਜਾਪੁਰ”) ਵਿਚ ਚਲੇ _ਜਾਓ। ਉਥੇ ਮੇਰੇ ਪਿਤਾ ਦੀ ਭੈਣ ਅਤੇ (ਉਸ ਦੇ) ਪੁੱਤਰ ਰਹਿੰਦੇ 
ਹਨ, ਹੁਣ ਜਾ ਕੇ ਉਨ੍ਹਾਂ ਦੀ ਖਬਰ _ਸਾਰ _ਲਿਆਓ। ਉਥੋਂ ਦਾ ਰਾਜਾ (ਅੱਖਾਂ ਤੋਂ) ਅੰਨ੍ਹਾ 
ਹੈ, (ਪਰ ਉਹ) ਮਨ ਤੋਂ ਵੀ ਅੰਨ੍ਹਾ ਹੈ (ਕਿਉਂਕਿ ਉਹ) ਦੁਰਯੋਧਨ ਦੇ ਵਸ ਵਿਚ ਹੋਇਆ 
ਜਾਣਿਆ ਜਾਂਦਾ ਹੈ। (ਉਥੋਂ _ਪਤਾ ਕਰਨਾ ਕਿ ਉਹ) ਪੰਡੂ ਦੇ ਪੁੱਤਰਾਂ ਨੂੰ ਉਥੇ ਸੁਖ ਦਿੰਦਾ 
ਹੈ ਜਾਂ ਦੁਖ ਦਿੰਦਾ ਹੈ।੧00੭। 


ਕਿਹਾ। ਰਾਜੇ _ਨੇ ਕਿਹਾ ਕਿ ਮੈਨੂੰ `ਉਹ ਬ੍ਰਿਤਾਂਤ ਦਸ _ਜਿਸ_ ਤਰ੍ਹਾਂ ਕ੍ਰਿਸ਼ਨ ਨੇ ਕੰਸ 
ਪਛਾੜਿਆ ਸੀ।੧00੮। 


ਸੀ _ਦਸਮ-ਗ੍ਰੰਥ _ਸਾਹਿਬ 


ਬਤੀਯਾ ਸੁਨਿ ਉਤਰ ਦੇਤ ਭਯੋ ਰਿਪੁ ਸੋ ਸਭ ਜਾ ਬਿਧਿ ਸ੍ਯਾਮ ਲਰਿਯੋ। 
ਗਜ ਮਾਰਿ ਪੁਹਾਰ ਕੈ ਮਲਨ ਕੋ ਦਲ ਫਾਰ ਕੈ ਕੰਸ ਸੋ ਜਾਇ ਅਰਿਯੋ। 

ਤਬ ਕੰਸ ਨਿਕਾਰ ਕ੍ਰਿਪਾਨ ਕਰੈ ਅਰੁ ਢਾਲ ਸਮ੍ਹਾਰ ਕੇ ਜੁਧੁ ਕਰਿਯੋ। 

ਤਬ ਹੀ ਹਰਿ ਜੂ ਗਹਿ ਕੇਸਨ ਤੇ ਪਟਕਿਓ ਧਰਨੀ ਪਰ ਮਾਰਿ _ਡਰਿਯੋ। ੧00੯। 


ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀਸੁਤ ਔਰ _ਦੁਸਾਸਨ ਬੀਰ ਨਿਹਾਰਿਯੋ। 
ਸੂਰਜ ਕੋ ਸੁਤ ਭੂਰਿਸੂਵਾ ਜਿਨ ਪਾਰਥ ਭ੍ਰਾਤ ਸੋ_ਬੈਰ ਉਤਾਰਿਯੋ। 
ਰਾਜ ਦੁਰਜੋਧਨ ਮਾਤਲ ਸੋ ਇਹ ਪੇਖਤ ਹੀ ਇਹ ਭਾਤਿ ਉਚਾਰਿਯੋ। 
ਸ੍ਯਾਮ ਕਹਾ ਬਸੁਦੇਵ ਕਹਾ ਕਹਿ _ਅੰਗਿ ਮਿਲੇ ਮਨ ਕੋ ਦੁਖ ਟਾਰਿਯੋ। ੧0੧0। 


ਰੰਚਕ ਬੈਠਿ ਸਭਾ ਨ੍ਰਿਪ ਕੀ ਉਠ ਕੈ ਜਦੁਬੀਰ ਫੁਫੀ ਪਹਿ ਆਯੋ। 

ਕੁੰਤੀ ਕਉ ਦੇਖਤ ਹੀ ਕਬਿ ਸ੍ਯਾਮ ਕਹੈ ਤਿਨ ਪਾਇਨ ਸੀਸ ਝੁਕਾਯੋ। 
ਪੂਛਤ ਭੀ ਕੁਸਲੈ ਜਦੁਬੀਰ ਹੈ ਜਾ ਜਸੁ ਬੀਚ ਸਭੈ ਧਰਿ ਛਾਯੋ। 

ਨੀਕੇ ਹੈ ਸ੍ਯਾਮ _ਸਨੈ _ਬਸੁਦੇਵ ਸੁ _ਦੇਵਕੀ ਨੀਕੀ ਸੁਨੀ ਸੁਖੁ _ਪਾਯੋ। _੧0੧੧। 


ਇਤਨੇ ਮਹਿ ਬਿਦੁਰ ਆਇ ਗਯੋ ਸੋਊ ਪਾਰਥ ਮਾਇ ਕੈ ਪਾਇਨ ਲਾਗਿਯੋ। 
ਪੂਛਤ ਭਯੋ _ਜਦੁਬੀਰ ਸੁਖੀ ਅਕੂਰ ਕਉ ਤਾ ਰਸ ਮੋ ਅਨੁਰਾਗਿਯੋ। 

ਅਉਰ ਗਈ ਸੁਧਿ ਭੂਲ ਸਭੈ ਕਬਿ ਸ੍ਯਾਮ ਇਹੀ ਰਸ ਭੀਤਰ ਪਾਗਿਯੋ। 

ਵਾਹ ਕਹਿਯੋ ਸਭ ਹੀ_ਹੈ ਸੁਖੀ ਸੁਨ ਕੈ ਬਤੀਯਾ ਸੁਖ ਭਯੋ ਦੁਖ ਭਾਗਿਯੋ। ੧0੧੨। 


ਕੁੱਤਾ ਭਾਲ 

ਮਾਵੰਯ” 
ਕੇਲ ਕਰੈ ਮਥੁਰਾ ਮੈ ਸੋਊ ਮਨ ਤੇ ਕਹਿਯੋ ਹਉ ਬ੍ਰਿਜ ਨਾਬਥਿ ਬਿਸਾਰੀ। 
ਦੁਖਿਤ ਭਈ ਇਨ ਲੋਗਨ ਤੇ ਅਤਿ ਹੀ ਕਹਿ ਕੈ ਘਨਿ ਸ੍ਯਾਮ ਪੁਕਾਰੀ। 
ਨਾਥ ਮਰਿਯੋ ਸੁਤ ਬਾਲ ਰਹੇ ਤਿਹ ਤੇ ਅਕੂਰ ਭਯੋ ਦੁਖੁ ਭਾਰੀ। 
ਤਾ ਤੇ ਹਉ ਪੂਛਤ ਹੋ ਤੁਮ ਕੋ ਕਬਹੂੰ ਹਰਿ ਜੀ ਸੁਧਿ ਲੇਤ ਹਮਾਰੀ। ੧0੧੩। 


ਦੁਖਿਤ ਹ੍ਹੈ ਅਕੂਰ ਕੇ ਸੈਗਿ ਕਹੀ ਬਤੀਯਾ ਨ੍ਰਿਪ ਅੰਧ ਰਿਸੈ_ਸੇ। 

ਦੇਤ ਹੈ ਦੁਖੁ ਘਨੋਂ ਹਮ ਕਉ ਕਹੀਓ ਸੁਨਿ ਮੀਤ ਸ੍ਯਾਮ ਸੋ ਐਸੇ। 
ਪਾਰਥ ਭ੍ਰਾਤ ਰੁਚੇ ਉਨ ਕੋ ਨਹਿ ਵਾਹਿ ਕਹਿਯੋ ਕਹੁ ਸੋ ਬਿਧਿ ਕੈਸੇ। 

ਯੌ ਸੁਨਿ ਉਤਰ ਦੇਤ ਭਈ ਸੋਊ ਆਖ ਕੇ ਬੀਚ ਪਰੇ _ਤ੍ਰਿਣ ਜੈਸੇ। ੧0੧੪। 


ਕ੍ਰਿਸਨਾਵਤਾਰ ੩੪੩ 


ਕੇ _(ਅਕਰੂਰ _ਨੇ) ਜਵਾਬ _ਦਿੱਤਾ ਅਤੇ _ਸਭ _ਕੁਝ _(ਦਸ 


ਰੈ ਕੈ 
. % ਜਰ 
। 
ਕੁ 


ਦਿੱਤਾ) ਜਿਸ ਢੰਗ ਨਾਲ _ਲੜਿਆ _ਸੀ। ਹਾਥੀ _(ਕਵਲੀਆਪੀੜ) 
ਨੂੰ ਮਾਰ ਕੇ, ਫਿਰ ਪਹਿਲਵਾਨਾਂ ਨੂੰ ਮਾਰਿਆ ਅਤੇ ਸਾਰੀ ਸੈਨਾ ਨੂੰ ਚੀਰ ਕੇ ਕੰਸ ਨੂੰ ਜਾ 
ਟਕਰਿਆ। _ਤਦ ਕੰਸ ਹੌਥ _ਵਿਚ _ਤਲਵਾਰ ਅਤੇ _ਢਾਲ ਨੂੰ ਸੰਭਾਲ ਕੇ ਯੁੱਧ _ਕੀਤਾ। 


ਮਾਰ ਦਿੱਤਾ।੧00੯। 

(ਅਕਰੂਰ _ਨੇ ਰਾਜ _ ਸਭਾ _ ਵਿਚ) _ਭੀਸ਼ਮ _ਪਿਤਾਮਾ, _ਦ੍ਰੋਣਾਚਾਰੀਆ, _ਕ੍ਰਿਪਾਚਾਰੀਆ, 
ਅਸੂਸਥਾਮਾ _ਅਤੇ ਦੁਸ਼ਾਸਨ ਸੂਰਮੇ ਨੂੰ _ਵੇਖਿਆ। _ਸੂਰਜ ਦੇ ਪੁੰਤਰ (ਕਰਨ) _ਅਤੇ _ਭੂਰਸ਼ਹਵਾ, 
ਜਿਸ ਨੇ _(ਅਭਿਮੰਨੂ ਨੂੰ ਮਾਰ _ਕੇ) ਅਰਜਨ ਤੋਂ ਭਰਾ ਦਾ ਵੈਰ ਚੁਕਾਇਆ ਸੀ (ਨੂੰ ਵੀ 
ਤਕਿਆ)। ਰਾਜਾ _ਦੁਰਯੋਧਨ _ਨੇ ਵੇਖਦਿਆਂ _ਹੀ ਮਾਮੇ _(ਅਕਰੂਰ) ਤੋਂ ਇਸ _ਤਰ੍ਹਾਂ ਪੁਛਿਆ 
ਕਿ ਕ੍ਰਿਸ਼ਨ ਦਾ ਕੀ ਹਾਲ ਹੈ, ਬਸੁਦੇਵ ਕਿਹੋ ਜਿਹਾ ਹੈ, ਇਹ ਕਹਿ ਕੇ ਜਫੀ ਪਾ ਕੇ ਮਿਲੇ 
ਅਤੇ _ਮਨ ਦਾ ਦੁਖ _ਦੂਰ _ਕੀਤਾ।੧0੧0। 


ਰਾਜੇ ਦੀ ਸਭਾ ਵਿਚ ਥੋੜਾ ਸਮਾ ਬੈਠ ਕੇ ਫਿਰ (ਉਥੋਂ) ਉਠ ਕੇ ਸ੍ਰੀ ਕ੍ਰਿਸ਼ਨ ਦੀ 
ਫੁਫੀ (ਕੁੰਤੀ) ਪਾਸ ਆ ਗਿਆ। ਕਵੀ ਸ਼ਿਆਮ ਕਹਿੰਦੇ ਹਨ, ਕੁੰਤੀ ਨੂੰ ਵੇਖਦਿਆਂ ਹੀ ਉਸ 
ਨੇ ਪੈਰਾਂ ਉਤੇ ਸਿਰ ਨਿਵਾਇਆ। _(ਕੁੰਤੀ) ਪੁਛਣ ਲਗੀ, ਕ੍ਰਿਸ਼ਨ ਰਾਜ਼ੀ ਖੁਸ਼ ਹੈ ਜਿਸ ਦਾ 
ਯਸ਼ _ਸਾਰੀ ਧਰਤੀ ਉਤੇ ਪਸਰਿਆ ਹੋਇਆ ਹੈ। (ਉੱਤਰ ਵਿਚ ਉਸ ਨੇ ਦਸਿਆ) ਕ੍ਰਿਸ਼ਨ 
ਬਸੁਦੇਵ ਸਮੇਤ ਰਾਜ਼ੀ ਖੁਸ਼ ਹਨ ਅਤੇ ਦੇਵਕੀ ਵੀ ਠੀਕ ਹੈ। ਇਹ ਸੁਣ _ ਕੇ (ਕੁੰਤੀ ਨੇ) 
ਸੁਖ ਪ੍ਰਾਪਤ _ਕੀਤਾ।੧0੧੧। 


ਇਤਨੇ ਵਿਚ _ਬਿਦਰ ਆ ਗਿਆ ਅਤੇ ਅਰਜਨ _ਦੀ ਮਾਂ (ਕੁੰਤੀ) ਦੇ ਪੈਰੀਂ ਪਿਆ 
(ਅਤੇ _ਫਿਰ) ਅਕਰੂਰ ਤੋਂ ਸ੍ਰੀ ਕ੍ਰਿਸ਼ਨ ਦਾ ਸੁਖ ਆਨੰਦ ਪੁਛਣ ਲਗਿਆ ਅਤੇ ਉਸ ਦੇ 
(ਪ੍ਰੇਮ) ਰਸ ਵਿਚ ਮਗਨ ਹੋ _ਗਿਆ। ਕਵੀ ਸ਼ਿਆਮ (ਕਹਿੰਦੇ ਹਨ), ਉਸ ਨੂੰ ਹੋਰ ਸਾਰੀ ਸੁਧ 
ਭੁਲ ਗਈ ਅਤੇ ਇਸੇ (ਪ੍ਰੇਮ) ਰਸ ਵਿਚ ਭਿਜ ਗਿਆ। ਉਸ (ਅਕਰੂਰ) ਨੇ ਕਿਹਾ ਕਿ ਸਭ 
ਸੁਖੀ ਹਨ, (ਇਹ) ਗੱਲ ਸੁਣ ਕੇ (ਉਸ ਨੂੰ) ਸੁਖ ਹੋਇਆ ਅਤੇ ਦੁਖ ਦੂਰ ਹੋ _ਗਿਆ।੧0੧੨। 
ਕੱਤ ਨੇ _/ਕੈਹਾ-- 
ਹਾਵੀਲ” 

ਉਹ (ਕ੍ਰਿਸ਼ਨ) ਮਥੁਰਾ ਵਿਚ ਕੌਤਕ ਕਰ _ਰਿਹਾ ਹੈ, ਮੈਨੂੰ ਕ੍ਰਿਸ਼ਨ ਨੇ ਮਨੋ ਕਿਉਂ 
ਵਿਸਾਰ ਦਿੱਤਾ ਹੈ। ਮੈਂ ਇਨ੍ਹਾਂ `ਲੋਕਾਂ ਤੋਂ ਬਹੁਤ ਦੁਖੀ ਹੋਈ ਹਾਂ--'ਘਨਿ ਸ਼ਿਆਮ” ਕਹਿ ਕੇ 
ਉਹ ਪੁਕਾਰ _ਉਠੀ। ਹੇ _ਅਕਰੂਰ! (ਮੇਰਾ) _ਪਤੀ ਮਰ _ਗਿਆ ਹੈ, ਪੁੱ ਬੋਚੇ _ਹੀ 
ਹਨ ਇਸ ਕਰ ਕੇ ਬਹੁਤ ਦੁਖੀ ਹਾਂ। ਇਸੇ ਲਈ ਮੈਂ ਤੈਨੂੰ ਪੁਛਦੀ ਹਾਂ ਕਿ ਕਦੇ ਕ੍ਰਿਸ਼ਨ 
ਸਾਡੀ ਖਬਰ _ਲਏਗਾ।੧0੧੩। 

ਦੁਖੀ ਹੋਕੇ (ਕੁੰਤੀ) ਨੇ _ਅਕਰੂਰ _ਨਾਲ _(ਉਹ _ਸਾਰੀਆਂ) _ਗੱਲਾਂ _ਕੀਤੀਆਂ ਜਿਨ੍ਹਾਂ 
ਕਰ ਕੇ ਅੰਨ੍ਹਾ ਰਾਜਾ ਕ੍ਰੋਧ ਕਰ ਰਿਹਾ ਸੀ। ਹੇ ਮਿੱਤਰ! ਸੁਣ, ਸ਼ਿਆਮ ਨੂੰ ਇਸ ਤਰ੍ਹਾਂ ਕਹਿ 
ਦੇਣਾ, ਕਿ ਸਾਨੂੰ (ਉਹ) ਬਹੁਤ _ਦੁਖ ਦਿੰਦਾ ਹੈ। (ਕਿਉਂਕਿ) ਅਰਜਨ _ਦਾ _ਭਰਾ (ਭੀਮ) 
ਉਨ੍ਹਾਂ ਨੂੰ ਚੰਗਾ ਨਹੀਂ _ਲਗਦਾ। _ਉਸ _(ਅਕਰੂਰ) ਨੇ ਕਿਹਾ ਕਿ (ਉਹ) ਕਿਸ ਤੜ੍ਹਾਂ ਨਾਲ 
ਦੁਖ ਦਿੰਦਾ ਹੈ। ਇਹ ਸੁਣ ਕੇ (ਕੁੰਤੀ) ਉਤਰ ਦਿੰਦੀ ਹੈ ਕਿ ਜਿਵੇਂ ਔਖ ਵਿਚ ਕੱਖ ਪੈ 
ਜਾਏ (ਤਾਂ ਦੁਖੀ _ਹੋਈਦਾ _ਹੈ)।੧0੧੪। 


ਸੀ _ਦਸਮ-ਗ੍ਰੰਥ _ਸਾਹਿਬ 


ਕਹਿ ਯੋ ਬਿਨਤੀ ਹਮਰੀ ਹਰਿ ਸੋ ਅਤਿ ਸੋਕ ਸਮੁੰਦੂ ਮੈ ਬੂਡਿ ਗਈ ਹਉ। 
ਜੀਵਤ ਹੋ. ਕਬਿ ਸ੍ਯਾਮ ਕਹੈ ਤੁਹਿ ਆਇਸ ਪਾਇ ਕੈ ਨਾਮੁ ਕਈ ਹਉ। 
4 ਕਢਈ ਹਉ। 

ਯਾਮ ਸੋ ਇਉ ਕਹੀਯੋ _ਬਤੀਯਾ ਤੁਮਰੇ ਬਿਨੁ _ਨਾਥ ਅਨਾਥ ਭਈ _ਹਉ। _੧0੧੫। 


ਯੌ ਕਹਿ ਕੈ ਤਿਹ ਸੋ ਬਤੀਯਾ ਅਤਿ ਹੀ ਦੁਖ ਸ੍ਰਾਸ ਉਸਾਸ ਸੁ ਲੀਨੋ। 
ਜੋ ਦੁਖ ਮੋਰੇ ਰਿਦੇ ਮਹਿ ਥੋਂ ਸੋਊ ਸੈ ਤੁਮ ਪੈ ਸਭ ਹੀ ਕਹਿ ਦੀਨੋ। 
ਸੋ_ਸੁਨੀਐ ਹਮਰੀ ਬਿਰਥਾ ਕਹੀਯੋ ਦੁਖ ਕੀ ਜਦੁਬੀਰ ਹਠੀ ਨੌ। 

ਹੈ ਬ੍ਿਜਨਾਥ _ਅਨਾਥਨ ਨਾਥ _ਸਹਾਇ ਕਰੋ ਕਹਿ _ਰੋਦਨ _ਕੀਨੋ। _੧0੧੬। 


%ਕੂਰ ਲਾਲ 
ਹਵੀਯਾਂ 

ਦੇਖਿ ਦੁਖਾਤੁਰ ਪਾਰਥ ਮਾਤ ਕੋ ਯੌ ਕਹਿਯੋ ਤ੍ਰੈ ਸੁਤ ਹੀ ਨਿਿਪ ਹੈ ਹੈ। 

ਸ੍ਯਾਮ ਕੀ ਪ੍ਰੀਤਿ ਘਨੀ ਤੁਮ ਸੋ ਤਿਹ ਤੇ ਤੁਮ ਕੋ ਅਤਿ ਹੀ ਸੁਖ ਦੈ ਹੈ। 

ਤੇਰੀ ਹੀ ਓਰਿ ਹ੍ਹੈ ਹੈ ਸੁਭ ਲਛਨ ਤੁਇ ਸੁਤ ਸਤ੍ਰਨ ਕੋ ਦੁਖ ਦੈ ਹੈ। 

ਰਾਜ ਸਭੈ ਉਹੀ ਹੀ ਲਹਿ ਹੈ ਹਰਿ ਸਤ੍ਨ ਕੋ ਜਮ ਲੋਕਿ ਪਠੈ ਹੈ। ੧0੧੭। 


ਯੌ_ਸੁਨ ਕੈ ਬਤੀਯਾ ਤਿਹ ਕੀ ਮਨ ਮੈ ਅਕੂਰਹਿ ਮੰਤ੍ਰ ਬਿਚਾਰਿਯੋ। 

ਕੈ ਕੈ ਪੁਨਾਮ ਚਲਿਯੋ ਤਬ ਹੀ ਨਿਿਪੁ ਤ੍ਰੈ ਸੁਤ ਹੋ ਇਹ ਭਾਤਿ ਉਚਾਰਿਯੋ। 

ਕਾ ਸੈਗਿ ਲੋਗਨ ਕੋ ਹਿਤ ਹੈ ਇਹ ਚਿੰਤ ਕਰੀ ਪੁਰ ਮੈ ਪਗ ਧਾਰਿਯੋ। 

ਦੇਖਿਓ ਕਿ ਪ੍ਰੀਤਿ ਇਨੀ ਸੰਗ ਹੈ ਤਿਹ ਤੇ ਸਭ ਸੋਕ ਬਿਦਾ ਕਰਿ ਡਾਰਿਯੋ। ੧0੧੮। 


੭%ਕੁਰ ਕਾਦ #੍‌ਤਰਾਸਟਰ ਸੰ 


ਮਾਵੀਲ” 
ਪੁਰ ਦੇਖਿ ਸਭਾ ਨ੍ਰਿਪ ਬੀਚ ਗਯੋ _ਸੰਗ ਜਾ ਨ੍ਰਿਪ ਕੈ ਇਹ ਭਾਤਿ ਉਚਾਰਿਯੋ। 
ਰਾਜਨ ਮੋਹ ਤੇ ਨੀਤਿ ਸੁਨੋ ਕਹੁ ਵਾਹ _ਕਹਿਯੋ ਇਨ ਯਾ ਬਿਧਿ ਸਾਰਿਯੋ। 
ਪ੍ਰੀਤਿ ਤੁਮੈ ਸੁਤ ਆਪਨ ਸੋ ਤੁਹਿ ਪੰਡੁ ਕੇ ਪੁਤੂਨ ਸੋ ਹਿਤ ਟਾਰਿਯੋ। 
ਜਾਨਤ ਹੈ ਧ੍ਰਿਤਰਾਸਟਰ ਤੈ ਸਭ ਆਪਨ ਰਾਜ ਕੋ ਪੈਡ _ਬਿਗਾਰਿਯੋ। _੧0੧੯। 


ਜੈਸੇ ਦੂਜੋਧਨ ਪੂਤ ਹ੍ਹੈ ਤ੍ਰੈ _ਇਨ ਕੀ ਸਮ ਪੁਤੁੂਨ ਪੰਡੁ ਲਖਈਐ। 

ਤਾ ਤੇ ਕਰੋ ਬਿਨਤੀ ਤੁਮ ਸੋ ਇਨ ਤੇ ਕਛੁ ਅੰਤਰ ਰਾਜ ਨ ਕਈਯੈ। 

ਰਾਖੁ ਖੁਸੀ ਇਨ ਕੋ ਉਨ ਕੋ ਜਿਹ ਤੇ ਤੁਮਰੋਂ ਜਗ ਮੈ ਜਸੁ ਗਈਯੈ। 

ਯਾ ਬਿਧਿ ਸੋ ਅਕੂਰ ਕਹਿਯੋ ਨ੍ਰਿਪ ਸੋ_ਜਿਹ ਤੇ ਅਤਿ ਹੀ ਸੁਖ ਪਈਯੈ। ੧0੨0। 


ਕ੍ਰਿਸਨਾਵਤਾਰ ੩੪੫ 


ਮੇਰੀ ਬੇਨਤੀ ਕ੍ਰਿਸ਼ਨ ਪਾਸ ਇਸ ਤਰ੍ਹਾਂ ਕਹੀਂ ਕਿ ਮੈਂ ਬਹੁਤੇ ਸ਼ੋਕ ਦੇ ਸਮੁੰਦਰ ਵਿਚ 
ਡੁਬ ਗਈ ਹਾਂ। ਕਵੀ ਸ਼ਿਆਮ ਕਹਿੰਦੇ ਹਨ, ਤੇਰੀ ਆਗਿਆ ਪ੍ਰਾਪਤ ਕਰ ਕੇ ਅਤੇ ਤੇਰਾ 
ਨਾਮ ਲੈ ਕੇ ਜੀਉਂਦੀ ਹਾਂ। ਮੇਰੇ ਪੁੱਤਰਾਂ ਨੂੰ ਮਾਰਨ ਲਈ ਰਾਜੇ _ਦੇ ਪੁੱਤਰਾਂ ਨੇ ਉਪਾ 
ਕਢੇ ਹੋਏ ਹਨ। ਕ੍ਰਿਸ਼ਨ ਪਾਸ ਇਹ ਗੱਲਾਂ ਕਹਿ ਦੇਈਂ ਕਿ ਹੇ ਨਾਥ! ਤੇਰੇ ਬਿਨਾ 
ਹੋਂ ਗਈ ਹਾਂ।੧0੧੫। 

ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਸ ਨੇ ਬੜੇ ਦੁਖ ਨਾਲ ਹੌਕਾ ਲਿਆ। (ਫਿਰ 
ਉਸ ਨੇ ਕਿਹਾ) ਜੋ ਦੁਖ ਮੇਰੇ ਹਿਰਦੇ ਵਿਚ ਸੀ, ਉਹ ਸਾਰਾ ਹੀ ਮੈਂ ਤੈਨੂੰ ਕਹਿ ਦਿੱਤਾ 
ਹੈ। ਓਹੀ ਮੇਰੀ ਦੁਖ ਭਰੀ ਵਿਥਿਆ ਨੂੰ ਸੁਣੇਗਾ, (ਜਾ ਕੇ) ਸ੍ਰੀ ਕ੍ਰਿਸ਼ਨ ਹਠੀਲੇ ਨੂੰ ਕਹਿ 
ਦੇਣਾ। ਹੇ ਬੂਜ-ਨਾਥ! ਹੇ ਅਨਾਥਾਂ ਦੇ ਵੀ ਨਾਥ! ਮੇਰੀ ਸਹਾਇਤਾ ਕਰੋ; ਇਹ ਕਹਿ ਕੇ 
ਰੌਣ ਲਗ ਗਈ।੧0੧੬। 


ਤੁ ਕੇ 
ਤੇਰੇ ਪੁੱਤਰ ਰਾਜਾ _ਹੋਣਗੇ। ਤੁਹਾਡੇ ਨਾਲ ਕ੍ਰਿਸ਼ਨ ਦੀ ਬਹੁਤ _ਨਿਘੀ 


ਵੈਰੀਆਂ ਨੂੰ ਦੁਖ _ਦੇਣਗੇ। _ਉਹ _ਹੀ ਸਾਰਾ _ਰਾਜ _ਸੰਭਾਲਣਗੇ 


ਵੈਰੀਆਂ ਨੂੰ _ਯਮਲੋਕ _ ਵਿਚ _ ਭੇਜਣਗੇ।੧0੧੭। 


ਇਸ ਤਰ੍ਹਾਂ ਉਸ _(ਕੁੰਤੀ) ਦੀਆਂ ਗੱਲਾਂ ਸੁਣ ਕੇ ਰੂ 
ਕੀਤਾ। _'ਤੇਰਾ ਪੁੱਤਰ ਰਾਜਾ ਹੋਵੇਗਾ” ਇਸ ਤਰ੍ਹਾਂ ਕਹਿ ਕੇ ਤਦ ਉਸ ਨੂੰ ਪ੍ਰਨਾਮ ਕਰ ਕੇ 
ਚਲ _ਪਿਆ। ਕਿਸ ਨਾਲ ਲੋਕਾਂ ਦਾ ਹਿਤ ਹੈ, ਇਹ ਸੋਚ ਕੇ (ਅਤੇ ਜਾਣਨ ਲਈ) ਨਗਰ 
ਵਿਚ (ਉਸ ਨੇ) ਪੈਰ ਧਰੇ। (ਉਸ ਨੇ) ਵੇਖਿਆ ਕਿ ਲੋਕਾਂ ਦੀ ਪ੍ਰੀਤ ਇਨ੍ਹਾਂ _(ਕੁੰਤੀ ਪੁੱਤਰਾਂ) 
ਨਾਲ ਹੈ, _ਉਸ (ਤੱਥ ਨੂੰ ਜਾਣ ਕੇ) ਸਾਰੇ ਸ਼ੋਕ ਦੂਰ _ਕਰ _ਦਿੱਤੇ।੧0੧੮। 


%ਕਰੂਰ ਨੌ ਮ੍ਰਤਰਾਸ਼ਟਰ ਨੂੰ /ਨਹਾ-- 


ਸ਼ਵੰਯਾ 

ਨਗਰ ਨੂੰ ਵੇਖ ਕੇ _ਅਕਰੂਰ ਰਾਜੇ ਦੀ ਸਭਾ ਵਿਚ ਗਿਆ ਅਤੇ ਜਾ ਕੇ ਰਾਜੇ ਨੂੰ 
ਇਸ ਤਰ੍ਹਾਂ ਕਿਹਾ-- ਹੇ ਰਾਜਨ! ਮੇਰੇ ਕੋਲੋਂ ਰਾਜਨੀਤੀ (ਦੀ ਗੱਲ) ਸੁਣੌ। _ਉਸ ਨੇ _ਕਿਹਾ- 
ਕਹੋ। ਇਸ ਨੇ ਇਸ ਤਰ੍ਹਾਂ ਨਾਲ _ਕਿਹਾ- ਤੈਨੂੰ ਆਪਣੇ ਪੁੱਤਰਾਂ ਨਾਲ ਪ੍ਰੇਮ ਹੈ ਅਤੇ ਤੂੰ 
ਪੰਡੂ ਦੇ ਪੁੱਤਰਾਂ ਨਾਲੋਂ ਹਿਤ ਦੂਰ ਕਰ ਦਿੱਤਾ ਹੈ। ਇੰਜ ਪਤਾ ਲਗਦਾ ਹੈ, ਹੇ ਧ੍ਰਿਤਰਾਸ਼ਟਰ! 
ਤੂੰ ਆਪਣੇ ਰਾਜ _ਦੀ _ ਮਰਯਾਦਾ _ਵਿਗਾੜ _ਲਈ _ਹੈ।੧0੧੯। 

(ਹੇ ਰਾਜਨ!) ਜਿਸ ਤਰ੍ਹਾਂ _ਦੁਰਯੋਧਨ (ਆਦਿਕ) ਤੇਰੇ ਪੁੱਤਰ ਹਨ, ਇਨ੍ਹਾਂ ਵਾਂਗ ਹੀ 

ਦੇ ਪੁੱਤਰਾਂ ਨੂੰ ਵੀ ਸਮਝਣਾ ਚਾਹੀਦਾ ਹੈ। ਇਸ ਲਈ ਮੈਂ ਤੇਰੇ ਕੋਲ ਬੇਨਤੀ ਕਰਦਾ 


%% ੨ 
ਹਰ 
ਗੇ 
੩ 
ਰੈ 
ਨ 
ਹੀ 
ਹਰ 
ਤੋ 
 ਗਂ 
2 
9 


ਸੀ _ਦਸਮ-ਗ੍ਰੰਥ _ਸਾਹਿਬ 


ਯੌ ਸੁਨਿ ਉਤਰ ਦੇਤ ਭਯੋ ਨ੍ਰਿਪ ਪੈ ਹਰਿ ਕੈ ਸੰਗਿ ਦੂਤਹ ਕੇਰੇ। 
ਜੇਤਕ ਬਾਤ ਕਹੀ ਹਮ ਸੋ ਨਹੀ ਆਵਤ ਏਕ _ਕਹਿਯੋ ਮਨ ਮੇਰੇ। 
ਯੌ ਕਹਿ ਪੰਡੂ ਕੇ ਪੁਤੂਨ ਕੋ ਪਿਖੁ ਮਾਰਤ ਹੈ ਅਬ ਸਾਝ ਸਵੇਰੇ। 
ਆਇ ਹੈ ਜੋ ਜੀਯ ਸੋ ਕਰ ਹੈ ਕਛੂ ਬਚਨਾ ਨਹਿ ਮਾਨਤ ਤੇਰੇ। ੧0੨੧। 


ਦੂਤ ਕਹਿਯੋ ਨ੍ਰਿਪ ਕੇ ਸੰਗ ਯੌ _ਹਮਰੋ ਜੁ _ਕਹਿਯੋ ਤੁਮ ਰੰਚ ਨ ਮਾਨੋ। 
ਤਉ ਕੁਪਿ ਹੈ ਜਦੁਬੀਰ ਮਨੈ ਤੁਮ ਕੋ ਮਰਿ ਹੈ ਤਿਹ ਤੇ ਹਿਤ ਠਾਨੋ। 
ਸ੍ਯਾਮ ਕੇ ਭਉਹ ਮਰੋਰਨਿ ਸੋ ਹਮ ਜਾਨਤ ਹੈ ਤੁਹਿ ਰਾਜ ਬਹਾਨੋ। 
ਜੋ ਜੀਯ ਮੈ ਜੁ ਹੁਤੀ ਸੁ ਕਹੀ ਤੁਮਰੇ ਜੀਯ ਕੀ ਸੁ _ਕਹਿਯੋ ਤੁਮ ਜਾਨੋ। ੧0੨੨। 


ਯੌ _ਕਹਿ ਕੈ ਬਤੀਯਾ ਨ੍ਰਿਪ ਸੋ ਤਜਿ ਕੈ ਇਹ ਠਉਰ ਤਹਾ ਕੋ ਗਯੋ_ਹੈ। 
ਕਾਨ੍ਹ ਜਹਾ _ਬਲਭਦੂ _ਬਲੀ ਸਭ _ਜਾਦਵ ਬੰਸ ਤਹਾ ਸੁ _ਅਯੋ_ਹੈ। 

ਸ੍ਯਾਮ ਕੋ _ਚੰਦ ਨਿਹਾਰਤ ਹੀ ਮੁਖ ਤਾ ਪਗ ਪੈ ਸਿਰ ਕੋ ਝੁਕਿਯੋ ਹੈ। 

ਜੋ ਬਿਰਥਾ ਉਹ ਠਉਰ ਭਈ ਨਿਕਟੈ ਹਰਿ ਕੇ ਕਹਿ ਭੇਦ ਦਯੋ ਹੈ। ੧0੨੩। 


ਤੁਮ ਸੋ ਇਮ ਪਾਰਥ ਮਾਤ ਕਹਿਯੋ ਹਰਿ ਦੀਨਨ ਕੀ _ਬਿਨਤੀ ਸੁਨਿ ਲੈ। 

ਅਤਿ ਹੀ ਦੁਖ ਪਯੋ ਹਮ ਕੋ ਇਹ ਠਉਰ ਬਿਨਾ ਤੁਮਰੇ ਨ ਸਹਾਇਕ ਕੁਐ। 

ਗਜ ਕੋ ਜਿਮ ਸੰਕਟ ਸੀਘੂ ਕਟਿਯੋ ਤਿਮ ਮੋ ਦੁਖ ਕੋ ਕਟੀਐ ਹਰਿ ਐ। 

ਤਿਹ ਤੇ ਸੁਨਿ ਲੈ ਸੁ ਕਹਿਯੋ ਹਮਰੋ ਕਬਿ ਸ੍ਯਾਮ ਕਹੈ ਹਿਤ ਸੋ ਚਿਤ ਦੈ। ੧0੨੪ 


ਭਜਾ ਅਆਪਤਨ ਸਤ _ਲਭਮ _ਅਤ/ 
ਅਥ _ਉਗ੍ਰਸੈਨ ਕੋ ਰਾਜ _ਦੀਬੋ ਕਥਨੰ” 
ਦੰਹਰ” 
ਸੀ ਮਨ ਮੋਹਨ ਜਗਤ ਗੁਰ ਨੰਦ ਨੰਦਨ ਬ੍ਰਿਜ ਮੂਰਿ। 
ਗੋਪੀ ਜਨ _ਬਲਭ _ਸਦਾ ਪ੍ਰੇਮ ਖਾਨ _ਭਰਪੂਰਿ। _੧0੨੫। 
ਛਪੀ ਛੰਦ 
ਪ੍ਰਿਥਮ ਪੂਤਨਾ ਹਨੀ ਬਹੁਰਿ _ਸਕਟਾਸੁਰ ਖੰਡਿਯੋ। 
ਤ੍ਰਿਣਾਵਰਤ ਲੈ ਉਡਿਯੋ ਤਾਹਿ ਨਭਿ ਮਾਹਿ ਬਿਹੰਡਿਯੋ। 
ਕਾਲੀ ਦੀਓ _ਨਿਕਾਰਿ ਚੋਚ ਗਹਿ _ਚੀਰਿ _ਬਕਾਸੁਰ। 
ਨਾਗ ਰੂਪ ਮਗ ਰੋਂਕਿ ਰਹਿਯੋ ਤਬ _ਹਤਿਓ ਅਘਾਸੁਰ। 
ਕੇਸੀ ਸੁ ਬਛ ਧੇਨੁਕ ਹਨ੍ਯੋ ਰੰਗ ਭੂਮਿ ਗਜ ਡਾਰਿਯੋ। 
ਚੰਡੂਰ ਮੁਸਟ ਕੇ ਪ੍ਰਾਨ ਹਰਿ ਕੰਸ ਕੇਸ ਗਹਿ _ਮਾਰਿਯੋ। ੧0੨੬। 


੧. ਇਸ ਤੋਂ ਪਹਿਲਾਂ _ਕੁਝ _ਪੁਰਾਤਨ ਬੀੜਾਂ ਵਿਚ _੧੧ ਭੁਜੰਗ ਪ੍ਰਯਾਤ ਛੰਦ ਦੇਵੀ ਦੀ ਉਸਤਤ ਸੰਬੰਧੀ ਹਨ 


ਕ੍ਰਿਸਨਾਵਤਾਰ ੩੪੭ 


ਇਹ ਸੁਣ ਕੇ ਰਾਜਾ ਜਵਾਬ _ਦੇਣ ਲਗਿਆ ਅਤੇ ਕ੍ਰਿਸ਼ਨ ਦੇ ਦੂਤ ਰੂ 
ਨੂੰ ਕਿਹਾ-- ਤੂੰ _ਜਿਤਨੀਆਂ ਗੱਲਾਂ ਮੈਨੂੰ ਕਹੀਆਂ ਹਨ (ਉਨ੍ਹਾਂ ਵਿਚੋਂ) ਕੋਈ ਇਕ ਵੀ ਮੇਰੇ 
ਮਨ ਵਿਚ ਜਚ ਨਹੀਂ _ਰਹੀ। (ਤੈਨੂੰ) ਇਸ ਤਰ੍ਹਾਂ ਕਹਿਣਾ ਬਣਦਾ ਸੀ ਕਿ ਪੰਡੂ 
ਨੂੰ ਵੇਖ ਕੇ (ਅਰਥਾਤ _ਲਭ _ਕੇ) _ਸੰਝ _ਸਵੇਰੇ _ਮਾਰ ਦੇਣਾ ਚਾਹੀਦਾ ਹੈ। ਮੇਰੇ 
ਜੋ ਆਵੇਗੀ, _ਓਹੀ ਕਰਾਂਗਾ, ਤੇਰੇ _ਬਚਨਾਂ _ਵਿਚੋਂ _ਕੁਝ _ਵੀ ਮੌਨ ਨਹੀਂ _ਸਕਦਾ।੧0੨੧। 

(ਫਿਰ) ਦੂਤ _(ਅਕਰੂਰ) ਨੇ ਰਾਜੇ ਨੂੰ ਇਸ ਤਰ੍ਹਾਂ _ਕਿਹਾ ਕਿ ਮੇਰਾ _ਕਿਹਾ ਤੁਸੀਂ 
ਜ਼ਰਾ ਜਿੰਨਾ ਵੀ ਨ ਮੰਨੋ। (ਪਰ ਜੇ ਪੰਡੂ ਪੁੱਤਰਾਂ ਉਤੇ ਹੁੰਦੇ ਜ਼ੁਲਮ ਦੀ ਗੱਲ ਕ੍ਰਿਸ਼ਨ ਨੇ 
ਸੁਣ ਲਈ) ਤਾਂ ਉਹ ਮਨ ਵਿਚ ਕ੍ਰੋਧਿਤ ਹੋ ਕੇ ਤੁਹਾਨੂੰ ਮਾਰੇਗਾ। ਇਸ ਲਈ (ਪੰਡੂ ਪੁੱਤਰਾਂ 
ਨਾਲ) _ਹਿਤ _ਕਰੋ। _(ਰਾਜੇ ਨੇ _ਕਿਹਾ--) ਕ੍ਰਿਸ਼ਨ ਦੇ ਭੌਂ ਮਰੋੜਨ ਨਾਲ _(ਅਰਥਾਤ-ਨਾਰਾਜ਼ 
ਹੋ ਜਾਣ ਨਾਲ) (ਅਸੀਂ _ਡਰ ਜਾਈਏ), _ਪਰ _ ਅਸੀਂ ਜਾਣਦੇ ਹਾਂ ਕਿ ਤੁਸੀਂ ਰਾਜ 
(ਹਥਿਆਉਣ ਦਾ) ਬਹਾਨਾ _ਬਣਾ _ਰਹੇ _ਹੋ। _(ਅਕਰੂਰ ਨੇ _ਫਿਰ _ਕਹਿ ਸੁਣਾਇਆ) ਮੇਰੇ 
ਮਨ ਜੋ (ਗੱਲ) ਸੀ, ਉਹ ਮੈਂ ਕਹਿ ਦਿੱਤੀ ਹੈ। ਤੁਹਾਡੇ ਮਨ ਵਿਚ ਜੋ ਹੈ ਅਤੇ ਜੋ ਤੁਸੀਂ 
ਕਿਹਾ ਹੈ, ਤੁਸੀਂ (ਖ਼ੁਦ) ਜਾਣਦੇ _ਹੋ।੧0੨੨। 

ਇਸ ਤਰ੍ਹਾਂ ਰਾਜੇ ਨੂੰ ਗੱਲਾਂ ਕਹਿ ਕੇ ਇਸ ਥਾਂ ਨੂੰ ਤਿਆਗ ਕੇ (ਉਹ) ਉਥੇ 
ਗਿਆ ਜਿਥੇ ਬਲਵਾਨ ਕਾਨ੍ਹ _ਅਤੇ _ਬਲਰਾਮ _ (ਬੈਠੇ _ਸਨ) 
ਉਥੇ (ਬੈਠੀ ਸੀ)। ਕ੍ਰਿਸ਼ਨ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ 
ਨਿਵਾ ਦਿੱਤਾ। ਜੋ ਵਿਥਿਆ ਉਸ ਸਥਾਨ ਉਤੇ ਹੋਈ ਸੀ, 
ਕਰ _ਦਿੱਤਾ।੧0੨੩। 

ਅਰਜਨ ਦੀ ਮਾਤਾ ਨੇ ਤੁਹਾਡੇ ਪ੍ਰਤਿ ਇਸ ਤਰ੍ਹਾਂ ਕਿਹਾ--ਹੇ ਕ੍ਰਿਸ਼ਨ! ਅਸਾਂ ਆਜਿਜ਼ਾਂ 
ਦੀ _ਬੇਨਤੀ ਸੁਣ _ਲਵੋਂ। _ਸਾਨੂੰ ਇਸ _ ਸਥਾਨ _ਉਤੇ _ਬਹੁਤ ਦੁਖ ਹੋ ਰਿਹਾ ਹੈ, ਤੁਹਾਡੇ 
ਬਿਨਾ(ਸਾਡਾ) ਕੋਈ ਸਹਾਇਕ ਨਹੀਂ ਹੈ। ਜਿਵੇਂ ਹਾਥੀ ਦੇ ਸੰਕਟ ਨੂੰ ਤੁਰਤ ਕਟਿਆ ਸੀ, 
ਉਸੇ ਤਰ੍ਹਾਂ ਹੇ ਕ੍ਰਿਸ਼ਨ! ਆ ਕੇ ਮੇਰੇ ਦੁਖ ਕਟੋ। ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ 
ਸਾਡੀ _ਕਹੀ _ਹੋਈ ਪ੍ਰਾਰਥਨਾ ਨੂੰ _ਹਿਤ _ਨਾਲ _ਚਿਤ _ਦੇ ਕੇ ਸੁਣ ਲਵੋ।੧0੨੪। 

/ਏੈਥੋ ਨੰ ਦਸਮ ਅਕੰਧ ਦੇ ਯਾੰਝਤ੍ਹ ਨਾਟਕ ਕੁੱਲ ਦੇ /ਕਰਸ਼ਨਾਵਤਾਰ ਦੇ ਅਕਨੂਰ ਨੂੰ _ਛੁਣਾੰ ਕੁੰਤੀੰ ਆਨਾ 

ਭੋਜਣ ਦਾ ਪੁਸੰਨਾ ਅਨਤ; ਸਭ ਲਭ ਹੈ? 
ਹੁਣ ਉਗੂਸੈਨ ਨੂੰ _ਰਾਜ ਦੇਣ ਦਾ ਕਥਨ 

ਦੰਹਰ” 

ਮਨ ਨੂੰ ਮੋਹਣ ਵਾਲਾ, ਜਗਤ ਦਾ ਗੁਰੂ, ਨੰਦ ਦਾ ਪੁੱਤਰ ਅਤੇ _ਬੂਜ ਦਾ ਮੂਲ ਧੁਰਾ, 
(ਜੋ) ਗੋਪੀਆਂ ਅਤੇ ਲੋਕਾਂ ਦਾ ਪਿਆਰਾ ਹੈ, (ਉਹ) ਸਦਾ ਪ੍ਰੇਮ ਦੀ ਭਰਪੂਰ ਖਾਣ ਹੈ।੧0੨੫। 
ਛਹੀ ਛੰਦ 

ਪਹਿਲਾਂ _ਪੂਤਨਾ _ਮਾਰੀ, _ਫਿਰ _ਸ਼ਕਟਾਸੁਰ _ਦਾ ਨਾਸ਼ _ਕੀਤਾ। _ਤ੍ਰਿਣਾਵਰਤ _ਲੈ 
ਉਡਿਆ ਸੀ, ਉਸ ਨੂੰ ਆਕਾਸ਼ ਵਿਚ ਟੁਕੜੇ ਟੁਕੜੇ _ਕਰ _ਦਿੱਤਾ। ਕਾਲੀ _(ਨਾਗ) ਨੂੰ 


(ਤਾਲਾਬ ਵਿਚੋਂ) ਕਢ ਦਿੱਤਾ ਅਤੇ _ਬਕਾਸੁਰ ਨੂੰ _ਚੁੰਜੋਂ ਪਕੜ ਕੇ ਚੀਰ ਦਿੱਤਾ। ਕੇਸੀ, ਬੌਛ 


ਅਤੇ _ਧੇਨਕ _(ਨਾਂ ਦੇ ਦੈਂਤਾਂ) ਨੂੰ ਮਾਰ ਦਿੱਤਾ _ਸੀ ਅਤੇ _ਰੰਗ-ਭੂਮੀ _ਵਿਚ _ਹਾਥੀ 
(ਕਵਲੀਆਪੀੜ) _ਨੂੰ _ਮਾਰ ਮੁਕਾਇਆ _ਸੀ। _ਚੰਡੂਰ ਅਤੇ _ਮੁਸਟ (ਨਾਂ ਵਾਲੇ ਪਹਿਲਵਾਨਾਂ) 
ਦਾ ਵਿਨਾਸ਼ _ਕੀਤਾ _ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ _ਕੇ _ਮਾਰਿਆ _ਸੀ।੧0੨੬। 


੩੪੮ ਸੀ _ਦਸਮ-ਗ੍ਰੰਥ _ਸਾਹਿਬ 


ਡਰਨਾ 
ਅਮਰ ਲੋਕ ਤੇ ਫੂਲ ਬਰਖੇ ਨੰਦ ਕਿਸੋਰ ਪੈ। 
ਮਿਟਿਯੋ ਸਕਲ ਬ੍ਰਿਜ ਸੂਲ ਕਮਲ ਨੈਨ ਕੇ ਹੇਤ ਤੇ। ੧0੨੭। 
ਦੰਹਰਾ 
ਦੁਸਟ ਅਰਿਸਟ _ਨਿਵਾਰ ਕੈ _ਲੀਨੋ ਸਕਲ _ਸਮਾਜ। 
ਮਥੁਰਾ ਮੰਡਲ ਕੋ ਦਯੋ __ਉਗੂਸੈਨ ਕੋ __ਰਾਜ। _੧0੨੮। 
ਇਤ ਗੰ ਦਲਨ _ਐਕੰਹੇ ਛੰਝੇਤੂ _ਨਟਕੇ _,ਨਨਾਵਤਾਰੇ ਰਾਜਾ _ਉਕੂਸ਼ੰਨ 
ਕਉ ਅਥਰਾ ਕੱ ਰਲ ਟੱਕ 
ਅਥ ਜੁਧ ਪ੍ਰਬੰਧ 
ਜਰਾਸੈਧਿ ਜੁਧ ਕਥਨੰ 
ਹਵੀਯਾਂ 
ਇਤ ਰਾਜ ਦਯੋ ਨ੍ਰਿਪ ਕਉ ਜਬ ਹੀ ਉਤ ਕੰਸ ਬਧੂ ਪਿਤ ਪਾਸ ਗਈ। 
ਅਤਿ ਦੀਨ ਸੁ ਛੀਨ ਮਲੀਨ ਮਹਾ ਮਨ ਕੇ ਦੁਖ ਸੋ ਸੋਈ ਰੋਤ ਭਈ। 
ਪਤਿ ਭਈਯਨ ਕੇ ਬਧਬੇ ਕੀ ਬ੍ਰਿਥਾ ਜੁ ਹਤੀ ਮਨ ਮੈ ਸੋਈ ਭਾਖ ਦਈ। 


ਸੁਨਿ ਕੈ ਮੁਖ ਤੇ ਤਿਹ ਸੈਧਿ ਜਰਾ ਅਤਿ ਕੋਪ ਕੈ ਆਖ ਸਰੋਜ ਤਈ। ੧0੨੯। 


ਲਰਾਨੀ/ਧਓ ਭਾਲ 
ਦੰਹਰਾ 
ਹਰਿ ਹਲਧਰਹਿ_ਸੰਘਾਰ ਹੋ _ਦੁਹਿਤਾ ਪੂਤਿ ਕਹਿ ਬੈਨ। 
ਰਾਜਧਾਨੀ ਤੇ _ਨਿਸਰਿਯੋ _ਮੌਤ੍ਰਿ ਬੁਲਾਏ _ਸੈਨ। _੧0੩0। 


ਦੱਖਣ? 
ਦੇਸ ਦੇਸ ਪਰਧਾਨ _ਪਠਾਏ। _ਨਰਪਤਿ _ਸਬ _ਦੇਸਨ ਤੇ ਲ੍ਯਾਏ। 


ਆਇ ਨਿਿਪਤਿ ਕੋ ਕੀਨ ਜੁਹਾਰੂ। ਦਯੋ ਬਹੁਤੁ ਧਨੁ _ਤਿਨ _ਉਪਹਾਰੂ। _੧0੩੧। 


ਜਰਾਸੈਧਿ ਬਹੁ _ਸੁਭਟ ਬੁਲਾਏ। _ਭਾਤਿ _ਭਾਤਿ ਕੇ ਸਸਤ੍ _ਬੈਧਾਏ। 
ਗਜ _ਬਾਜਨ ਪਰ ਪਾਖਰ _ਡਾਰੀ। ਸਿਰ ਪਰ _ਕੰਚਨ ਸਿਰੀ ਸਵਾਰੀ। ੧0੩੨। 


ਪਾਇਕ ਰਥ ਬਹੁਤੇ ਜੁਰਿ ਆਏ। _ਭੂਪਤਿ ਆਗੇ ਸੀਸ ਨਿਵਾਏ। 

ਅਪਨੀ ਅਪਨੀ ਮਿਸਲ _ਸਭ _ਗਏ। _ਪਾਤਿ ਜੋਰ ਕਰਿ ਠਾਢੇ _ਭਏ। ੧0੩੩। 
ਰਾ 

ਯਹਿ ਸੈਨਾ _ਚਤੁਰੰਗ ਜਰਾਸੈਧਿ ਨ੍ਰਿਪ ਕੀ _ਬਨੀ। 

ਸਾਜਿਯੋ ਕਵਚ _ਨਿਖੰਗ _ਧਨੁਖ _ਬਾਨੁ _ਲੈ _ਰਥਿ _ਚਢਿਯੋ। _੧0੩੪। 


ਕ੍ਰਿਸਨਾਵਤਾਰ ੩੪੯ 


ਡਰਨਾ 

ਨੰਦ ਦੇ ਪੁੱਤਰ _ਉਤੇ _ਅਮਰ-ਲੋਕ ਤੋਂ ਫੁਲ _ਵਰ੍ਹਨ _ਲਗੇ। _ਕਮਲ _ ਵਰਗੇ _ ਨੈਣਾਂ 
ਦੇ ਹਿਤ ਕਰ ਕੇ ਬੂਜ ਦਾ ਸਾਰਾ ਸੰਤਾਪ ਮਿਟ _ਗਿਆ।੧0੨੭। 
ਦੰਹਰਾ 

ਦੁਸਟਾਂ ਅਤੇ ਵੈਰੀਆਂ ਨੂੰ ਦੂਰ _ਕਰ _ਕੇ ਸਾਰਾ _ਰਾਜ _ਸਮਾਜ _(ਅਧਿਕਾਰ _ਵਿਚ) 
ਕਰ _ਲਿਆ। _ (ਫਿਰ) ਮਥੁਰਾ _ਮੰਡਲ _ਦਾ ਰਾਜ _ਉਗੂਸੈਨ _ ਨੂੰ _ਦੇ _ਦਿੱਤਾ।੧0੨੮। 

/ਟੈਲੋ ਨੰ ਟਲ” ਅਕੰਹ ਦੇ ਲਾਚੇਤੂ ਨਾਟਕ ਦੇ ,ਰ੍‌ਸਨਾਵਤਾਰ ਦੇ ਰਾਜਾ ਓਨੂਸੰਨ 
ਨੂੰ ਅਰਠਾ ਦਾ ਰਜ _ਏੋਣ ਦਾ ਪੁਸੰਨ ਗਤ) 


ਇਧਰ _ਜਦੋਂ ਹੀ ਰਾਜਾ _(ਉਗ੍ਸੈਨ) ਨੂੰ _(ਮਥੁਰਾ _ਦਾ) _ਰਾਜ ਦਿੱਤਾ, _ਉਧਰ _ਕੰਸ 
ਦੀ ਪਤਨੀ (ਆਪਣੇ) _ਪਿਤਾ _(ਕੰਸ) ਕੋਲ _ਚਲੀ _ਗਈ। _ਉਹ _ ਬਹੁਤ _ਆਜਿਜ਼, _ਕਮਜ਼ੋਰ, 
ਮਲੀਨ ਵੇਸ ਵਿਚ (ਪਿਤਾ ਕੋਲ) ਆਪਣੇ ਵੱਡੇ ਦੁਖ ਨੂੰ ਰੋਣ _ਲਗੀ। _ਪਤੀ _ਅਤੇ ਭਰਾਵਾਂ 
ਨੂੰ ਮਾਰਨ ਦਾ ਜੋ ਬ੍ਰਿਤਾਂਤ ਮਨ ਵਿਚ ਸੀ, ਉਹ ਕਹਿ ਦਿੱਤਾ। ਉਸ ਦੇ ਮੁਖ ਤੋਂ (ਸਾਰਾ 
ਬ੍ਰਿਤਾਂਤ) ਸੁਣ _ਕੇ _ਜਰਾਸੈਧ _ਦੀਆਂ _ਕਮਲ _ਵਰਗੀਆਂ ਅੱਖਾਂ, ਕ੍ਰੋਧ _ਕਰ _ਕੇ _ਤਪ ਗਈਆਂ 
(ਅਰਥਾਤ ਲਾਲ ਹੋ ਗਈਆਂ)।੧0੨੯। 
ਲਰਲੰਹ ਨੰ _/ਕੈਹਾ-- 
ਦੰਹਰ” 

(ਜਰਾਸੰਧ ਨੇ) ਧੀ ਨੂੰ ਬਚਨ ਕਿਹਾ (ਕਿ ਮੈਂ) 
ਮਾਰਾਂਗਾ। _ (ਇਤਨਾ _ ਕਹਿਣ _ ਤੋਂ ਬਾਦ) ਰਾਜਧਾਨੀ 
ਅਤੇ _ ਸੈਨਾ ਨੂੰ ਬੁਲਾ _ਲਿਆ।੧0੩0। 
ਜਪਣ 

ਦੇਸ਼ ਦੇਸ਼ ਨੂੰ ਮੁੱਖ ਪ੍ਰਤਿਨਿਧ ਭੇਜ ਦਿੱਤੇ। (ਉਹ) ਸਾਰਿਆਂ ਦੇਸ਼ਾਂ ਤੋਂ ਰਾਜਿਆਂ (ਨੂੰ 
ਨਾਲ) ਲੈ ਆਏ। (ਉਨ੍ਹਾਂ ਨੇ) ਆ ਕੇ ਰਾਜੇ ਨੂੰ ਪ੍ਰਨਾਮ ਕੀਤਾ ਅਤੇ ਉਸ ਨੂੰ ਭੇਟ ਵਜੋਂ 
ਬਹੁਤ ਧਨ ਦਿੱਤਾ।੧0੩੧। 


ਦਰ 
ਰੂ 
ਹੈ 
੍ 
ਤੂ 


ਦਿੱਤੇ। _ਹਾਥੀਆਂ _ਅਤੇ _ ਘੋੜਿਆਂ ਉਤੇ _ਜ਼ੀਨਾਂ (ਅਥਵਾ _ਥੜੇ) _ਪਾ _ਦਿੱਤੀਆਂ। ਸਿਰ _ਉਤੇ 
ਸੋਨੇ ਦੀਆਂ _ ਕਲਗੀਆਂ _ ਸਜਾ _ਦਿੱਤੀਆਂ।੧0੩੨। 

ਪੈਦਲ ਅਤੇ _ਰਥਾਂ ਵਾਲੇ (ਸੂਰਮੇ) ਬਹੁਤ ਜੁੜ ਕੇ ਆ ਗਏ। (ਉਨ੍ਹਾਂ ਨੇ ਆ ਕੇ) 
ਰਾਜੇ _ਅਗੇ _ਸਿਰ _ਨਿਵਾਇਆ। _ ਆਪਣੇ ਆਪਣੇ ਦਲ _ਵਿਚ ਸਾਰੇ _ਚਲੇ _ਗਏ। ਪੰਕਤੀਆਂ 
ਬੰਨ੍ਹ _ਕੇ ਖੜੇ ਹੋ _ਗਏ।੧0੩੩। 


ਗਈ। (ਉਸ ਨੇ) ਕਵਚ 
ਚੜ੍ਹ _ਗਿਆ।੧0੩੪। 


ਨ ਰਹ 


ਜੋਰਿ ਚਮੂੰ ਸਬ ਮੰਤ੍ਰ ਲੈ ਤਬ ਯੌ ਰਨ ਸਾਜ ਸਮਾਜ ਬਨਾਯੋ। 

ਤੇਈਸ ਛੂਹਨ ਲੈ ਦਲ ਸੈਗਿ ਬਜਾਇ ਕੈ ਬੰਬ ਤਹਾ ਕਹੁ ਧਾਯੋ। 

ਬੀਰ ਬਡੇ ਸਮ ਰਾਵਨ ਕੇ ਤਿਨ ਕਉ ਸੰਗ ਲੈ ਮਰਿਬਥੇ ਕਹੁ ਆਯੋ। 

ਮਾਨਹੁ _ਕਾਲ ਪੁਲੈ ਦਿਨ _ਬਾਰਿਧ ਫੈਲ ਪਰਿਯੋ ਜਲੁ ਯੌ _ਦਲੁ _ਛਾਯੋ। _੧0੩੫। 


ਨਗ ਮਾਨਹੁ ਨਾਗ ਬਡੇ ਤਿਹ ਮੈ ਮਛੁਰੀ ਪੁਨਿ ਪੈਦਲ ਕੀ ਬਲ ਜੇਤੀ। 
ਚਕ੍ਰ ਮਨੋਂ ਰਥ ਚਕੂ ਬਨੇ ਉਪਜੀ ਕਵਿ ਕੈ ਮਨ ਮੈ ਕਹੀ ਤੇਤੀ। 

ਹੈ ਭਏ ਬੋਚਨ ਤੁਲਿ ਮਨੋ ਲਹਰੈ `ਬਹਰੈ ਬਰਛੀ ਦੁਤਿ ਸੇਤੀ। 

ਸਿੰਧੁ ਕਿਧੋ ਦਲ ਸੈਧਿ ਜਰਾ ਰਹਿਗੀ ਮਥੁਰ ਜਾ ਤਿਹ ਮਧ _ਬਰੇਤੀ। ੧0੩੬। 


ਹਮ 


ਬਲ ਬੰਡ ਬਡੇ ਦਲ ਮੈ ਤਿਹ ਅਗੂ ਕਥਾ ਮਹਿ ਨਾਮ ਕਹੈ ਹਉ। 
ਸੈਗਿ ਸ੍ਯਾਮ ਲਰੈ ਰਿਸ ਕੈ ਤਿਨ ਕੇ ਜਸ ਕੋ ਮੁਖ ਤੇ ਉਚਰੈ ਹਉ। 
ਬਲਿਭਦੂ ਕੇ ਸੈਗਿ ਭਿਰੇ ਤਿਨ ਕਉ ਕਥ ਕੈ ਪ੍ਰਭ ਲੋਕ ਰਿਝੈ ਹਉ। 
ਤ੍ਯਾਗ ਸਭੈ ਗ੍ਰਿਹ ਲਾਲਚ ਕੋ ਹਰਿ ਕੇ ਹਰਿ ਕੇ ਹਰਿ ਕੇ ਗੁਨ ਗੈ ਹਉ। ੧0੩੭। 


37 3 


ਦੰਹਰਾ 
ਜਦੁਬੀਰਨ ਸਬ ਹੂੰ ਸੁਨੀ ਦੂਤ ਕਹੀ ਜਬ _ਆਇ। 
ਮਿਲਿ ਸਬ ਹੂੰ ਨ੍ਰਿਪ ਕੇ ਸਦਨ ਮੰਤੁ _ਬਿਚਾਰਿਯੋ ਜਾਇ। _੧0੩੮। 


ਹਾਵੀੰਯ” 
ਤੇਈਸ ਛੂਹਨ ਲੈ ਦਲ ਸੰਗਿ ਚਢਿਯੋ ਹਮ ਪੈ ਅਤਿ ਹੀ ਭਰਿ ਰੋਹੈ। 
ਜਾਇ ਲਰੈ ਅਰਿ ਕੇ ਸਮੁਹੇ ਇਹ ਲਾਇਕ ਯਾ ਪੁਰ ਮੈ ਅਬ ਕੋ ਹੈ। 
ਜੋ ਭਜਿ ਹੈ ਡਰੁ ਮਾਨਿ ਘਨੋ ਰਿਸ ਕੈ ਸਬ ਕੋ ਤਬ ਮਾਰਤ ਸੋ ਹੈ। 
ਤਾ ਤੇ ਨਿਸੰਕ ਭਿਰੋਂ ਇਨ ਸੋ ਜਿਤ ਹੈ ਤੁ ਭਲੋ ਮ੍ਰਿਤ ਏ ਜਸੁ ਹੋ. ਹੈ। ੧0੩੯। 


ਤਉ ਜਦੁਬੀਰ ਕਹਿਯੋ ਉਠਿ ਕੈ ਰਿਸਿ ਬੀਚ ਸਭਾ ਅਪੁਨੇ ਬਲ ਸੋ। 
ਅਬ ਕੋ ਬਲਵੰਡ ਬਡੋ ਹਮ ਮੈ ਚਲਿ ਆਗੇ ਹੀ ਜਾਇ ਲਰੈ ਦਲ ਸੋ। 
ਅਪਨੋ ਬਲ ਧਾਰਿ ਸੰਘਾਰ ਕੈ ਦਾਨਵ ਦੂਰ ਕਰੈ ਸਭ ਭੂ ਤਲ ਸੋ। 
ਬਹੁ ਭੂਤ ਪਿਸਾਚਨ _ਕਾਕਨਿ ਡਾਕਨਿ ਤੋਖ ਕਰੈ ਪਲ ਮੈ ਪਲ ਸੋ। ੧0੪0। 


ਜਬ ਯਾ ਬਿਧਿ ਸੋ ਜਦੁਬੀਰ ਕਹਿਯੋ ਕਿਨਹੂੰ ਮਨ ਮੈ ਨਹੀ ਧੀਰ ਧਰਿਯੋ। 

ਹਰਿ ਦੇਖਿ ਤਬੈ ਮੁਖਿ ਬਾਇ ਰਹੇ ਸਭ ਹੂੰ ਭਜਬੇ ਕਹੁ ਚਿਤ ਕਰਿਯੋ। 

ਜੋਊ ਮਾਨ ਹੁਤੋ ਮਨਿ ਛਤ੍ਰਿਨ ਕੇ ਸੋਊ ਓਰਨਿ ਕੀ ਸਮ ਤੁਲ ਗਰਿਯੋ। 

ਕੋਊ ਜਾਇ ਨ ਸਾਮੁਹੈ ਸਤ੍ਰਨ ਕੇ ਨ੍ਰਿਪ ਨੇ ਮੁਖ ਤੇ ਬਿਧਿ ਯਾ _ਉਚਰਿਯੋ। ੧0੪੧। 


ਕ੍ਰਿਸਨਾਵਤਾਰ ੩੫੧ 


ਸੈਨਾ ਨੂੰ ਇਕੱਠਾ ਕਰ ਕੇ, ਸਾਰਿਆਂ ਮੰਤਰੀਆਂ ਨੂੰ ਨਾਲ ਲੈ ਕੇ ਤਦ ਇਸ ਤਰ੍ਹਾਂ 
ਸਾਜ _ਸਾਮਾਨ _ਬਣਾ _ਲਿਆ। _ਤੇਈ _ਅਛੋਹਣੀਆਂ ਸੈਨਾ _ਨਾਲ _ਲੈ ਕੇ ਨਗਾਰਾ _ਬਜਾ 
ਉਧਰ ਨੂੰ _ਧਸ ਚਲਿਆ, (ਜਿਵੇਂ) ਰਾਵਣ ਵਰਗੇ ਸੂਰਮਿਆਂ ਨੂੰ ਨਾਲ ਲੈ ਕੇ ਮਰਨ 
ਹੈ। (ਉਸ ਦੀ) ਸੈਨਾ ਇਸ ਤਰ੍ਹਾਂ ਪਸਰੀ ਹੋਈ _ਸੀ, ਮਾਨੋ _ਪਰਲੋ__ਕਾਲ 
ਦਿਨ _ ਸਮੁੰਦਰ _ਦਾ ਜਲ _ਖਿਲਰ _ਗਿਆ _ਹੋਵੇ।੧0੩੫। 


ਹੋਣ। _ਰਥਾਂ ਦੇ _ਚੌਕੇ _(ਪਹੀਏ) ਮਾਨੋ _ਘੁੰਮਣਘੇਰੀਆਂ _(ਅਰਥਾਂਤਰ _ਕਛੂ) _ਹੋਣ, _ਕਵੀ ਦੇ 
ਮਨ _ ਵਿਚ _(ਜਿਤਨੀ _ਉਪਮਾ) _ਪੈਦਾ _ਹੋਈ _ਸੀ, _ਉਤਨੀ _ਹੀ ਕਹਿ _ਦਿੱਤੀ। ਘੋੜੇ _ਮਾਨੋ 
ਮਗਰਮੌਛ _ਹੋਣ _ ਅਤੇ _ਬਰਛੀਆਂ _ ਦੀਆਂ __ ਲਿਸ਼ਕਾਰੀਆਂ _ਲਹਿਰਾਂ _ਹੋਣ। ਸਮੁੰਦਰ ਹੈ ਜਾਂ 
ਜਰਾਸੈਧ _ਦਾ _ਸੈਨਾ-ਦਲ ਹੈ, ਮਥੁਰਾ ਉਸ _ਵਿਚ _ਬਰੇਤੀ ਬਣ ਕੇ ਰਹਿ ਗਈ ਹੈ।੧0੩੬। 

(ਇਸ) ਸੈਨਾ ਦਲ ਵਿਚ ਜੋ ਬਲਵਾਨ ਸੂਰਮੇ ਹਨ, ਉਨ੍ਹਾਂ ਦੇ ਨਾਂ ਮੈਂ ਅਗਲੀ ਕਥਾ 
ਵਿਚ _ਕਹਾਂਗਾ। ਜੋ ਕ੍ਰੋਧ ਪੂਰਵਕ ਕ੍ਰਿਸ਼ਨ ਨਾਲ ਲੜੇ ਹਨ, ਉਨ੍ਹਾਂ ਦੇ _ਯਸ਼ ਨੂੰ ਮੈਂ ਮੂੰਹੋਂ 
ਉਚਾਰਾਂਗਾ। _ਜੋ _ਬਲਰਾਮ _ਦੇ _ਨਾਲ ਲੜੇ _ਹਨ, ਉਨ੍ਹਾਂ ਦਾ _ਵਰਣਨ _ਕਰ ਕੇ ਭਗਤ ਜਨਾਂ 
('ਪੂਭ ਲੋਕ”) ਨੂੰ ਪ੍ਰਸੰਨ _ਕਰਾਂਗਾ। ਘਰ ਦੇ ਸਾਰੇ ਲਾਲਚ ਨੂੰ ਤਿਆਗ ਕੇ ਹਰਿ ਦੇ, ਹਰਿ 


ਦੇ, ਹਰਿ ਦੇ ਗੁਣ ਗਾਵਾਂਗਾ।੧0੩੭। 


੫ ਤੂਰ % ੧ 
ਰੂ 


ਦੰਹਰਾ 
ਜਦੋਂ ਦੂਤ ਨੇ ਆ ਕੇ (ਗੱਲ) ਕਹੀ ਅਤੇ ਸਾਰੇ _ਯਦੁਬੰਸੀ ਸੂਰਮਿਆਂ ਨੇ ਸੁਣੀ, (ਤਦੋਂ) 
ਸਭ _ਨੇ ਮਿਲ ਕੇ ਰਾਜੇ ਦੇ ਮਹੱਲ ਵਿਚ _ ਸਲਾਹ _ ਕੀਤੀ।੧0੩੮। 


ਤੇਈ _ਅਛੋਹਣੀ ਸੈਨਾ ਲੈ ਕੇ ਅਤੇ ਕ੍ਰੋਧ ਨਾਲ ਭਰ ਕੇ (ਉਹ) ਸਾਡੇ ਉਤੇ ਚੜ੍ਹ 
ਹੋ ਕੇ ਲੜੇ, ਹੁਣ ਇਸ ਨਗਰ ਵਿਚ (ਅਜਿਹਾ) 
ਡਰ ਮੰਨ ਕੇ ਭਜ ਜਾਈਏ ਤਾਂ ਉਹ ਕ੍ਰੋਧਿਤ 
ਲਈ ਇਨ੍ਹਾਂ ਨਾਲ _ਨਿਸੰਗ ਹੋ ਕੇ ਲੜਨਾ ਚਾਹੀਦਾ 
; _ਮੇਰ _ ਜਾਵਾਂਗੇ _ਤਾਂ _ ਯਸ਼ _ਹੋਵੇਗਾ।੧0੩੯। 
ਸਭਾ ਵਿਚ 
ਜਾ 


ਯੋਗ (ਪੁਰਸ਼) ਕੌਣ ਹੈ? ਜੇ ਉਸ 


ਦਹ 


ਕੇ ਦੈਂਤਾਂ ਦਾ ਸੰਘਾਰ ਕਰੇ ਅਤੇ ਧਰਤੀ ਤੋ (ਉਨ੍ਹਾਂ ਦੀ ਹੋਂਦ) ਖਤਮ ਕਰੇ। (ਅਤੇ) ਬਹੁਤੇ 
1 ਨੂੰ 


ਕੇ) ਖੁਸ਼ ਕਰ ਦੇਵੇ।੧080। 
ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, 
ਨ _ਕੀਤਾ। _ਤਦ ਕ੍ਰਿਸ਼ਨ ਨੂੰ ਵੇਖ ਕੇ 


ਮਨ _ਭਜਣ ਨੂੰ ਕਰ ਆਇਆ। ਜੋ 


ਸਭ 
ਵਾਂਗ _ਗਲ _ਗਿਆ। (ਅਜਿਹੀ ਸਥਿਤੀ ਵਿਚ) 
ਸਾਹਮਣੇ 


ਕਿਹਾ--'(ਕੀਹ) ਕੋਈ ਵੈਰੀ ਦੇ ਜਾਏਗਾ।”੧0੪੧। 


੩੫੨ 


ਸੀ _ਦਸਮ-ਗ੍ਰੰਥ ਸਾਹਿਬ 


ਕਿਨਹੂੰ ਨਹਿ _ਧੀਰਜੁ _ਬਾਧਿ ਸਕਿਯੋ ਲਰਬੇ ਤੇ ਡਰੇ ਸਭ ਕੋ ਮਨੁ ਭਾਜਿਯੋ। 
ਭਾਜਨ ਕੀ ਸਬ ਹੂੰ ਬਿਧ ਕੀ ਕਿਨ ਹੂੰ ਨਹੀ ਕੋਪਿ ਸਰਾਸਨੁ ਸਾਜਿਯੋ। 


ਯੌ ਹਰਿ ਜੂ ਪੁਨਿ ਬੋਲਿ ਉਠਿਓ ਗਜ ਕੋ ਬਧਿ ਕੈ ਜਿਮ ਕੇਹਰਿ ਗਾਜਿਯੋ। 
ਅਉਰ _ਭਲੀ ਉਪਮਾ ਉਪਜੀ ਧੁਨਿ ਕੋ ਸੁਨ ਕੈ ਘਨ ਸਾਵਨ ਲਾਜਿਯੋ। _੧0੪੨। 


ਕਾਨੂ ਨ ਭਾਲ 
੭ਵੀਲਾ 
ਰਾਜ ਨ ਚਿੰਤ ਕਰੋ ਮਨ ਮੈ ਹਮਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਰਨ ਭੀਤਰ ਜੁਧ ਕਰੈਗੇ। 
ਜੋ ਹਮ ਊਪਰਿ ਕੋਪ ਕੈ ਆਇ ਹੈ ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ। 
ਪੈ ਉਨ ਕੋ ਮਰਿ ਹੈ ਡਰ ਹੈ ਨਹੀ ਆਹਵ ਤੇ ਪਗ ਦੁਇ ਨ ਟਰੈਗੇ। ੧0੪੩। 


ਇਉ ਕਹਿ ਕੈ ਯੋ ਦੋਊ ਠਾਢ ਭਏ ਚਲ ਕੈ ਨਿਜੁ ਮਾਤ ਪਿਤਾ ਪਹਿ ਆਏ। 
ਆਵਤ ਹੀ ਦੁਹੂੰ _ਹਾਥਨ ਜੋਰਿ ਕੈ ਪਾਇਨ ਊਪਰ _ਮਾਥ ਲੁਡਾਏ। 

ਮੋਹੁ ਬਢਿਯੋ _ਬਸੁਦੇਵ ਅਉ ਦੇਵਕੀ ਲੈ ਅਪੁਨੇ ਸੁਤ ਕੈਠਿ _ਲਗਾਏ। 
ਜੀਤਹੁਗੇ ਤੁਮ ਦੈਤਨ ਸਿਉ ਭਜਿ ਹੈ ਅਰਿ ਜ੍ਯੋ ਘਨ ਬਾਤ ਉਡਾਏ। _੧0੪੪। 


ਮਾਤ ਪਿਤਾ ਕਉ ਪ੍ਰਨਾਮ ਦੋਊ ਕਰਿ ਕੈ ਤਜਿ ਧਾਮ ਸੁ ਬਾਹਰਿ ਆਏ। 

ਆਵਤ ਹੀ ਸਭ ਆਯੁਧ ਲੈ ਪੁਰ ਬੀਰ ਜਿਤੇ ਸਭ ਹੀ ਸੁ ਬੁਲਾਏ। 

"ਦਾਨ _ਘਨੇ _ਦਿਜ ਕਉ ਦਏ" ਸ੍ਯਾਮ ਦੁਹੂੰ ਮਿਲਿ ਆਨੰਦ ਚਿਤ _ਬਢਾਏ। 
ਆਸਿਖ ਦੇਤ ਭਏ ਦਿਜ ਇਉ ਗ੍ਰਿਹ ਆਇ ਹੋ ਜੀਤਿ ਘਨੇ ਅਰਿ ਘਾਏ। ੧0੪੫। 


ਦੰਹਰਾ 
ਦੇਖਿ ਚਮੂੰ ਸਭ ਜਾਦਵੀ ਹਰਿ ਜੂ ਅਪੁਨੇ ਸਾਥ। 
ਘਨ ਸੁਰ ਸਿਉ ਸੰਗ _ਸਾਰਥੀ ਬੋਲਿਯੋ ਸਰੀ _ਬ੍ਰਿਜਨਾਥ। _੧0੪੬। 
ਕਾਨ੍ਹ ਲੂ ਝਾਲ਼ਾ ਟਾਲੁਕਾ ਹੌ 
ਨਾਵਲਾਂ 
ਹਮਰੋ ਰਥ ਦਾਰੁਕ ਤੈ ਕਰਿ ਸਾਜ ਭਲੀ ਬਿਧਿ ਸਿਉ ਅਬ ਤਾ ਰਨ ਕਉ। 
ਅਸਿ ਤਾ ਮਹਿ ਚਕ੍ਰ ਗਦਾ ਧਰੀਯੋ ਰਿਪੁ ਕੀ ਧੁਜਨੀ ਸੁ ਬਿਦਾਰਨ ਕਉ। 
ਸਬ _ਜਾਦਵ ਲੈ ਅਪਨੇ ਸੰਗ ਹਉ ਸੁ ਪਧਾਰਤ ਦੈਤ ਸੰਘਾਰਨ ਕਉ। 
ਕਿਹ ਹੇਤ ਚਲਿਯੋ ਸੁਨ ਲੈ ਹਮ ਪੈ ਅਪੁਨੇ ਨ੍ਰਿਪ ਕੇ ਦੁਖ ਟਾਰਨ ਕਉ। ੧0੪੭। 


੧. _'ਦਾਨ ਦਏ ਬਹੁ __ਬਿਪਨ” 


ਕ੍ਰਿਸਨਾਵਤਾਰ ੩੫੩ 


ਹੀ 

੍ 
(੦8੨ 'ਪਿੰ੭ 
ਕਰ 


ਨੇ ਵੀ ਕ੍ਰੋਧ ਕਰ ਕੇ ਧਨੁਸ਼ ਬਾਣ ਨ ਸਜਾਇਆ। ਫਿਰ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਬੋਲ ਕੇ 
ਉਠ _ਖੜੋਤੇ, ਜਿਵੇਂ ਹਾਥੀ ਨੂੰ ਮਾਰਨ ਲਈ ਸ਼ੇਰ ਗਜਿਆ ਹੈ। (ਇਕ) ਹੋਰ ਉਪਮਾ (ਕਵੀ 
ਦੇ ਮਨ ਵਿਚ) ਪੈਦਾ ਹੋਈ ਹੈ ਕਿ (ਉਸ ਦੀ) ਧੁਨ ਨੂੰ ਸੁਣ ਕੇ ਸਾਵਣ ਦਾ ਬਦਲ ਵੀ 
ਸ਼ਰਮਿੰਦਾ _ਹੋ__ ਗਿਆ _ਹੈ।੧0੪੨। 
ਕਾਨੂ ਲੀਨੇ /ਨੈਠਾ-- 
ਮਾਵੀਲ” 

ਹੇ ਰਾਜਨ! ਮਨ ਵਿਚ (ਕਿਸੇ ਤਰ੍ਹਾਂ ਦੀ) ਚਿੰਤਾ ਨ ਕਰੋ, ਅਸੀਂ ਦੋਵੇਂ ਹੀ ਭਰਾ 
ਜਾ ਕੇ ਯੁੱਧ ਕਰਾਂਗੇ। _ਬਾਣ, _ਕਮਾਨ, ਕ੍ਰਿਪਾਨ, ਗਦਾ (ਆਦਿਕ ਸ਼ਸਤ੍ਰ) ਪਕੜ _ਕੇ _ਰਣ- 


(ਅਰਥਾਤ _ਬਾਣਾਂ) ਨਾਲ _ਉਸ ਦੇ ਪ੍ਰਾਣ ਹਰ ਲਵਾਂਗੇ। _ ਉਨ੍ਹਾਂ ਨੂੰ `ਅਵੌਸ਼ _ ਮਾਰਾਂਗੇ, _ਡਰਾਂਗੇ 
ਪਿਛੇ ਨਹੀਂ __ਹਟਾਂਗੇ।੧0੪੩। 


ਗਏ। ਆਉਂਦਿਆਂ ਹੀ ਦੋਵੇਂ ਹੱਥ ਜੋੜ ਕੇ (ਉਨ੍ਹਾਂ ਪਿਤਾ ਦੇ) ਪੈਰਾਂ ਉ 
ਟੇਕੇ। _ਬਸੁਦੇਵ ਅਤੇ _ਦੇਵਕੀ ਦਾ ਮੋਹ ਵਧ _ਗਿਆ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਗਲੇ 
ਨਾਲ _ਲਗਾਇਆ _ (ਅਤੇ _ਅਸੀਸ _ਦਿੱਤੀ _ਕਿ) ਤੁਸੀਂ ਦੈਂਤਾਂ ਨੂੰ _ਜਿਤੋਗੇ _ਅਤੇ _ਵੈਰੀ ਇਸ 
ਤਰ੍ਹਾਂ ਭਜ _ਜਾਏਗਾ _ਜਿਵੇਂ _ਹਵਾ _ਬਦਲਾਂ _ ਨੂੰ ਉਡਾ _ਲੈ ਜਾਂਦੀ _ਹੈ।੧0੪੪। 


ਨੇ) ਮਿਲ ਕੇ ਮਨ ਵਿਚ ਆਨੰਦ _ਵਧਾਇਆ। ਬ੍ਰਾਹਮਣਾਂ ਨੇ ਇਸ ਤਰ੍ਹਾਂ 
ਕਿ (ਤੁਸੀਂ) ਬਹੁਤ ਸਾਰੇ ਵੈਰੀਆਂ ਨੂੰ ਮਾਰ ਕੇ ਅਤੇ (ਯੁੱਧ ਵਿਚ) ਜੇਤੂ ਹੋਕੇ ਘਰ ਨੂੰ 
ਪਰਤੇੱਗੇ।੧0੪੫। 
ਦੰਹਰਾ 

ਯਾਦਵਾਂ ਦੀ ਸਾਰੀ ਸੈਨਾ ਨੂੰ ਆਪਣੇ ਨਾਲ ਵੇਖ ਕੇ ਸ੍ਰੀ ਕ੍ਰਿਸ਼ਨ ਬਦਲ ਦੀ ਗਰਜ 
ਵਾਂਗ _ਰਥਵਾਨ ਨੂੰ ਕਹਿਣ ਲਗੇ।੧0੪੬। 
ਕਾਨੂ ਲੀ ਨੇ ਰਥਵਾਨ ਨੂੰ /ਕੈਹਾ-- 
੭ਾਵੀੰਯਾ 

ਹੇ ਰਥਵਾਨ! ਮੇਰੇ ਰਥ ਨੂੰ ਚੰਗੀ ਤਰ੍ਹਾਂ ਸਜਾ ਕੇ ਹੁਣ ਉਸ ਯੁੱਧ ('ਤਾ ਰਨ”) ਲਈ 
(ਤਿਆਰ ਕਰ _ਦਿਓ)। ਅਤੇ ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ ਉਸ ਵਿਚ ਤਲਵਾਰ, 
ਚੱਕਰ, _ਗਦਾ _ਧਰ _ਦਿਓ। ਸਾਰੇ _ਯਾਦਵਾਂ ਨੂੰ ਆਪਣੇ ਨਾਲ ਲੈ ਕੇ ਮੈਂ ਵੈਰੀਆਂ ਨੂੰ _ਸੰਘਾਰਨ 
ਲਈ ਜਾਣਾ ਹੈ। ਕਿਸ ਲਈ ਚਲੇ ਹੋ? _(ਰਥਵਾਨ ਦੇ ਪੁੱਛਣ ਤੇ ਕ੍ਰਿਸ਼ਨ ਨੇ _ਕਿਹਾ--) 
ਮੇਰੇ ਕੋਲੋਂ ਸੁਣ ਲੈ, ਆਪਣੇ ਰਾਜੇ _ਦੇ ਦੁਖ ਨੂੰ ਖ਼ਤਮ ਕਰਨ ਲਈ (ਜਾਣਾ _ਹੈ)।੧0੪8੭। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਯੌ ਕਹਿ ਕੈ ਗੋਬਿੰਦ ਤਬਿ ਕਟ ਸਿਉ ਕਸਿਯੋ ਨਿਖੰਗ। 
ਹਲ _ਮੂਸਲ _ਹਲਧਰਿ _ਗਹਿਯੋ ਕਛੁ ਜਾਦਵ ਲੈ _ਸੈਗਿ। ੧0੪੮। 


ਹਾਵੀਲ” 
ਦੈਤਨ ਮਾਰਨ ਹੇਤ ਚਲੇ ਅਪੁਨੇ ਸੰਗ ਲੈ ਸਭ ਹੀ ਭਟ ਦਾਨੀ। 
ਸੀ ਬਲਿਭਦੂਹਿ ਸੰਗ ਲਏ ਜਿਹ ਕੇ ਬਲ ਕੀ ਗਤਿ ਸ੍ਰੀ ਪਤਿ ਜਾਨੀ। 
ਕੋ ਸਮ ਭੀਖਮ ਹੈ ਇਨ ਕੇ ਅਰੁ ਕੋ ਭ੍ਰਿਗੁ ਨੰਦਨੁ ਰਾਵਨੁ ਬਾਨੀ। 
ਸਤ੍ਰਨ ਕੇ ਬਧ _ਕਾਰਨ _ਸ੍ਯਾਮ ਚਲੇ _ਮੁਸਲੀ ਧਰਿ ਜੂ _ਅਭਿਮਾਨੀ। ੧0੪੯। 


ਬਾਧਿ ਕ੍ਰਿਪਾਨ ਸਰਾਸਨ ਲੈ `ਚੜਿ _ਸਯੰਦਨ ਪੈ _ਜਦੁਬੀਰ ਸਿਧਾਰੇ। 

ਭਾਖਤ ਬੈਨ ਸੁਧਾ ਮੁਖ ਤੇ ਸੁ ਕਹਾ ਹੈ ਸਭੈ ਸੁਤ ਬੰਧ ਹਮਾਰੇ। 

ਸੂਰੀ ਪ੍ਰਭ ਪਾਇਨ ਕੇ ਸਬ ਸਾਥ ਸੁ ਯੌ ਕਹਿ ਕੈ ਇਕ ਬੀਰ ਪੁਕਾਰੇ। 

ਧਾਇ ਪਰੇ ਅਰਿ ਕੇ ਦਲ ਮੈ ਬਲਿ ਸਿਉ ਬਲਿਦੇਵ ਹਲਾਯੂਧ ਧਾਰੇ। ੧0੫0। 


ਦੇਖਤ ਹੀ _ਅਰਿ ਕੀ ਪਤਨਾ ਹਰਿ ਜੂ ਮਨ ਮੋ ਅਤਿ ਕੋਪ ਭਰੇ। 

ਸੁ ਧਵਾਇ ਤਹਾ ਰਥੁ ਜਾਇ ਪਰੇ ਧੁਜਨੀ ਪਤ ਤੇ ਨਹੀ ਨੈਕੁ ਡਰੇ। 
ਸਿਤ ਬਾਨਨ ਸੋ ਗਜ ਬਾਜ ਹਨੇ ਜੋਊ ਸਾਜ ਜਰਾਇਨ ਸਾਥ ਜਰੇ। 
ਮਨੋ ਇੰਦੂ ਕੇ ਬਜੁ ਲਗੇ ਟੁਟ ਕੈ ਧਰਨੀ ਗਿਰ ਸ੍ਰੰਗ ਸੁਮੇਰ ਪਰੇ। ੧0੫੧। 


ਸੀ ਜਦੁਬੀਰ ਸਰਾਸਨ ਤੇ ਬਹੁ ਤੀਰ ਛੁਟੇ ਛੁਟ ਕੈ ਭਟ ਘਾਏ। 

ਪੈਦਲ ਮਾਰਿ ਰਥੀ ਬਿਰਥੀ ਕਰਿ ਸਤਰ ਘਨੇ ਜਮ ਲੋਕਿ ਪਠਾਏ। 

ਭਾਜਿ ਅਨੇਕ ਗਏ ਰਨ ਤੇ ਜੋਊ ਲਾਜ ਭਰੇ ਹਰਿ ਪੈ ਪੁਨਿ ਆਏ। 

ਤੇ ਬ੍ਰਿਜਨਾਥ ਕੇ ਹਾਥ ਲਗੇ ਗ੍ਰਿਹ ਕਉ ਫਿਰਿ ਜੀਵਤ ਜਾਨ ਨ ਪਾਏ। ੧0੫੨। 


ਕੋਪ ਭਰੇ ਰਨ ਮੈ ਭਟ ਯੋ ਚਹੂੰ ਓਰਨ ਤੇ ਲਲਕਾਰ ਪਰੇ। 
ਕਰਿ ਚਉਪ ਭਿਰੇ ਅਪਨੇ ਮਨ ਮੈ ਨੰਦ ਨੰਦਨ ਤੇ ਨ ਰਤੀ ਕੁ ਡਰੇ। 
ਤਬ ਹੀ ਬ੍ਰਿਜਨਾਥ ਸਰਾਸਨ ਲੈ ਛਿਨ ਮੈ ਉਨ ਕੇ ਅਭਿਮਾਨ ਹਰੇ। 
ਜੋਊ ਆਵਤ ਭੇ ਧਨ ਬਾਨ ਧਰੇ ਹਰਿ ਜੂ ਸਿਗਰੇ ਬਿਨੁ ਪ੍ਰਾਣ ਕਰੇ। ੧0੫੩। 
ਕਾ/ਲਤ 
ਸੁਉਨਤ _ਤਰੰਗਨੀ ਉਠਤ ਕੋਪਿ ਬਲ ਬੀਰ 
ਮਾਰਿ ਮਾਰਿ ਤੀਰ ਰਿਪੁ ਖੰਡ ਕੀਏ ਰਨ ਮੈ। 
ਬਾਜ ਗਜ ਮਾਰੇ ਰਥੀ ਬ੍ਰਿਥੀ ਕਰਿ ਡਾਰੇ 
ਕੇਤੇ ਪੈਦਲ ਬਿਦਾਰੇ ਸਿੰਘ ਜੈਸੇ ਮ੍ਰਿਗ ਬਨ ਮੈ। 


ਕ੍ਰਿਸਨਾਵਤਾਰ ੩੫੫ 


ਦੰਹਰਾ 

ਇਸ ਤਰ੍ਹਾਂ ਕਹਿ ਕੇ ਸ੍ਰੀ ਕ੍ਰਿਸ਼ਨ ਨੇ ਤਦੋਂ ਲਕ _ਨਾਲ _ਭੱਥਾ ਬੰਨ੍ਹ _ਲਿਆ। _ਹਲ 
ਅਤੇ _ਮੋਹਲਾ _ਬਲਰਾਮ _ਨੇ ਧਾਰਨ _ਕਰ _ਲਿਆ _ ਅਤੇ _ਕੁਝ _ਯਾਦਵ _ਸੂਰਮੇ _ਨਾਲ ਲੈ 
ਲਏ।੧0੪੮। 


੭ਾਵੀਯ੍ਾ 
ਨੂੰ ਮਾਰਨ ਲਈ ਆਪਣੇ _ਨਾਲ ਸਾਰੇ ਵੱਡੇ ਦਿਲਾਵਰ ਸੂਰਮੇ _ਲੈ _ਕੇ ਚਲੇ 
ਹਨ। _ਬਲਰਾਮ ਨੂੰ ਨਾਲ ਲੈ ਲਿਆ ਜਿਸ ਦੇ ਬਲ ਦੀ ਸਥਿਤੀ ਨੂੰ 'ਸ੍ਰੀ ਪਤੀ” (ਵਿਸ਼ਣੂ) 


ਧਨੁਸ਼ਧਾਰੀ _ਰਾਵਣ _ਕੀ _ਹਨ। _ ਸ੍ਰੀ ਕ੍ਰਿਸ਼ਨ _ਬਲਰਾਮ _ਜੀ _ਵਰਗੇ _ਅਭਿਮਾਨੀ _ਸੂਰਵੀਰ ਨੂੰ 
ਨਾਲ _ਲੈ ਕੇ ਵੈਰੀਆਂ ਨੂੰ ਮਾਰਨ _ਲਈ _ਚਲੇ _ਹਨ।੧0੪੯। 


ਤਲਵਾਰਾਂ (ਲਕ ਨਾਲ ਬੰਨ੍ਹ ਕੇ), ਧਨੁਸ਼ ਬਾਣ (ਹੱਥ ਵਿਚ) ਲੈ ਕੇ, ਰਥ 
ਕੇ ਸ੍ਰੀ ਕ੍ਰਿਸ਼ਨ ਚਲ _ਪਏ _ਹਨ। ਅੰਮ੍ਰਿਤ ਵਰਗੇ _ਬੋਲ ਮੂੰਹੋਂ _ਬੋਲਦੇ ਹਨ ਕਿ ਮੇਰੇ _ਸਾਰੇ 
ਪੁੱਤਰ ਅਤੇ _ਬੰਧੂ _ਕਿਥੇ ਹਨ? (ਤਾਂ) ਇਕ ਸੂਰਮਾ ਇਸ _ਤੜ੍ਹਾਂ ਕਹਿ ਕੇ ਪੁਕਾਰਿਆ--ਸਾਰੇ 


ਸੀ ਪ੍ਰਭੂ `ਦੇ ਚਰਨਾਂ ਦੇ ਨਾਲ ਹੀ _ਹਨ। (ਉਸੇ_ਵੇਲੇ) ਹਲ ਨੂੰ ਧਾਰਨ ਕੀਤੇ ਹੋਇਆਂ _ਬਲਰਾਮ 
ਬਲ ਪੂਰਵਕ _ਵੈਰੀ ਦੇ _ਦਲ _ ਉਤੇ _ਟੁਟ _ਪਿਆ।੧0੫0। 


ਵੈਰੀ ਦੀ ਸੈਨਾ ਨੂੰ ਵੇਖਦਿਆਂ ਹੀ ਸ੍ਰੀ ਕ੍ਰਿਸ਼ਨ ਦਾ ਮਨ ਕ੍ਰੋਧ ਨਾਲ ਭਰ _ਗਿਆ। 
ਉਹ ਰਥ ਨੂੰ ਭਜਾ ਕੇ ਉਥੇ ਜਾ ਪਏ ਅਤੇ ਸੈਨਾਪਤੀ ਤੋਂ ਬਿਲਕੁਲ ਨ ਡਰੇ। _(ਸਾਣ ਉਤੇ 
ਚੜ੍ਹਾ ਕੇ) _ਤਿਖੇ _ਕੀਤੇ _ਬਾਣਾਂ _ਨਾਲ ਹਾਥੀ ਅਤੇ ਘੋੜੇ _ਮਾਰ ਦਿੱਤੇ ਜਿਹੜੇ _ਜੜਾਊ _ਸਾਜਾਂ 
ਨਾਲ _ਜੜ੍ਹੇ ਹੋਏ _ਸਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ _ਬਜੂ ਦੇ ਲਗਣ ਨਾਲ 
ਸੁਮੇਰ _ਪਰਬਤ _ ਦੀਆਂ _ਚੋਟੀਆਂ ਟੁਟ ਕੇ ਧਰਤੀ _ ਉਤੇ _ ਡਿਗ _ ਰਹੀਆਂ __ ਹੋਣ।੧0੫੧। 

ਸ੍ਰੀ ਕ੍ਰਿਸ਼ਨ ਦੇ ਧਨੁਸ਼ ਤੋਂ ਬਹੁਤ ਤੀਰ ਛੁਟੇ ਹਨ ਅਤੇ ਛੁਟ ਕੇ ਯੋਧਿਆਂ ਨੂੰ ਮਾਰਦੇ 
ਸਾਰੇ ਵੈਰੀਆਂ ਨੂੰ _ਯਮਲੋਕ _ਵਿਚ _ਭੇਜਦੇ _ਹਨ। ਅਨੇਕਾਂ _ਹੀ _ਰਣ-ਭੂਮੀ _ਵਿਚੋਂ _ਭਜ _ਗਏ 
ਹਨ ਅਤੇ ਜੋ ਲਾਜ (ਮਰਯਾਦਾ) ਵਾਲੇ ਹਨ, ਉਹ (ਲੜਨ ਲਈ) ਕ੍ਰਿਸ਼ਨ ਕੋਲ ਫਿਰ ਪਰਤ 
ਆਏ _ਹਨ। ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਦੇ (ਅਜਿਹੇ) ਹੱਥ ਲਗੇ ਹਨ ਕਿ ਫਿਰ ਘਰਾਂ ਨੂੰ ਜੀਉਂਦੇ 
ਨਹੀ ਪਰਤੇ _ ਹਨ।੧0੫੨। 

ਯੁਂਧਵੀਰ ਰਣ-ਭੂਮੀ ਵਿਚ ਕ੍ਰੋਧ ਨਾਲ ਇਸ ਤਰ੍ਹਾਂ ਭਰੇ ਹੋਏ ਹਨ ਕਿ ਚੌਹਾਂ ਪਾਸਿਆਂ 
ਤੋਂ ਲਲਕਾਰੇ _ਪੈ ਰਹੇ _ਹਨ। ਆਪਣੇ ਮਨ _ਵਿਚ ਉਤਸਾਹਿਤ ਹੋ ਕੇ ਲੜਦੇ ਹਨ ਅਤੇ ਸ੍ਰੀ 
ਕ੍ਰਿਸ਼ਨ ਪਾਸੋਂ ਜ਼ਰਾ ਜਿੰਨੇ ਵੀ ਡਰਦੇ ਨਹੀਂ ਹਨ। ਤਦ ਹੀ ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਛਿਣ 
ਭਰ ਵਿਚ ਉਨ੍ਹਾਂ ਦੇ ਅਭਿਮਾਨ ਨੂੰ ਦੂਰ _ਕਰ _ਦਿੱਤਾ। ਜਿਹੜੇ _ਧਨੁਸ਼ ਬਾਣ ਲੈ ਕੇ ਆਉਂਦੇ 
ਹਨ, (ਉਨ੍ਹਾਂ) ਸਾਰਿਆਂ ਨੂੰ ਕ੍ਰਿਸ਼ਨ ਜੀ ਨੇ ਪ੍ਰਾਣ ਤੋਂ _ਸਖਣਾ ਕਰ ਦਿੱਤਾ ਹੈ।੧0੫੩। 
ਕਾ/ਠਾੱਤਾ 
ਬਲਰਾਮ ਨੇ ਲਹੂ ਦੀ ਨਦੀ ਪੈਦਾ ਕਰ ਦਿੱਤੀ ਹੈ ਅਤੇ ਤੀਰ ਮਾਰ ਮਾਰ ਕੇ ਵੈਰੀਆਂ 
ਰਣ ਵਿਚ ਟੁਕੜੇ _ਕਰ ਦਿੱਤੇ ਹਨ। ਘੋੜੇ _ਅਤੇ _ਹਾਥੀ ਮਾਰੇ ਹਨ ਅਤੇ _ਰਥਾਂ _ਵਾਲਿਆਂ 


ਦੇ 
ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ, ਕਿਤਨੇ ਹੀ ਪੈਦਲ ਸੈਨਿਕ ਮਾਰੇ ਹਨ ਜਿਵੇਂ ਸ਼ੇਰ ਜੰਗਲ 


ਸੀ _ਦਸਮ-ਗ੍ਰੰਥ _ਸਾਹਿਬ 


ਜੈਸੇ ਸਿਵ ਕੋਪ ਕੈ ਜਗਤ ਜੀਵ ਮਾਰਿ ਪੂਲੈ 

ਤੈਸੇ ਹਰਿ ਅਰਿ ਯੌ ਸੰਘਾਰੇ ਆਈ ਮਨ ਮੈ। 

ਏਕ ਮਾਰਿ ਡਾਰੇ ਏਕ ਘਾਇ ਛਿਤਿ ਪਾਰੇ 

ਏਕ ਤਰਸੇ ਏਕ ਹਾਰੇ ਜਾ ਕੇ ਤਾਕਤ ਨ ਤਨ ਮੈ। ੧0੫੪। 

ਹਵੀਯਾਂ 

ਬਹੁਰੋ _ਘਨਿ ਸ੍ਯਾਮ ਘਨ ਸੁਰ ਕੈ _ਬਰਖਿਯੋ ਸਰ ਬੂੰਦਨ ਜਿਉ ਮਗਵਾ। 
ਚਤੁਰੰਗ ਚਮੂੰ ਹਨਿ ਸੂਉਨ ਬਹਿਯੋ ਸੁ ਭਇਓ ਰਨ ਈਗਰ ਕੇ _ਰੰਗਵਾ। 
ਕਹੂੰ ਮੁੰਡ ਝਰੇ ਰਥ ਪੁੰਜ ਢਰੇ ਗਜ ਸੁੰਡ ਪਰੇ ਕਹੂੰ ਹੈ ਤੰਗਵਾ। 
ਜਦੁਬੀਰ ਜੁ ਕੋਪ ਕੈ ਤੀਰ ਹਨੇ ਕਹੂੰ ਬੀਰ ਗਿਰੇ ਸੁ ਕਹੂੰ ਅੰਗਵਾ। ੧0੫੫। 


ਬਹੁ ਜੂਝਿ ਪਰੇ ਛਿਤ ਪੈ ਭਟ ਯੌ ਅਰਿ ਕੈ ਬਰ ਕੈ ਹਰਿ ਸਿਉ ਲਰਿ ਕੈ। 
ਧਨੁ ਬਾਨ ਕ੍ਰਿਪਾਨ ਗਦਾ ਗਹਿ _ਪਾਨਿ ਗਿਰੇ ਰਨ ਬੀਚ ਇਤੀ ਕਰਿ _ਕੈ। 
ਤਿਹ ਮਾਸ ਗਿਰਾਸ ਮਵਾਸ ਉਦਾਸ ਹੁਇ ਗੀਧ ਸੁ ਮੋਨ ਰਹੀ ਧਰਿ ਕੈ। 
ਸੁ ਮਨੋ ਬੁਟੀਆ ਬਰ ਬੀਰਨ ਕੀ ਨ ਪਚੀ ਉਰ ਮੈ ਬਰਿ ਕੈ ਫਰਿਕੈ। ੧0੫੬। 


ਅਸਿ ਕੋਪਿ ਹਲਾਯੂਧ ਪਾਨਿ ਲੀਯੋ ਸੁ _ਧਸਿਯੋ ਦਲ ਮੈ ਅਤਿ ਰੋਸ ਭਰਿਯੋ। 
ਬਹੁ ਬੀਰ ਹਨੇ ਰਨ ਭੂਮਿ ਬਿਖੈ ਪੁਤਨਾਪਤਿ ਤੇ ਨ ਰਤੀ ਕੁ ਡਰਿਯੋ। 

ਗਜ ਬਾਜ ਰਥੀ ਅਰੁ ਪਤਿ ਚਮੂੰ ਹਨਿ ਕੈ ਉਨ ਬੀਰਨ ਤੇਜ ਹਰਿਯੋ। 

ਜਿਮ _ਤਾਤ ਧਰਾ ਸੁਰਪਤਿ _ਲਰਿਯੋ ਹਰਿ _ਕ੍ਰਾਤ ਬਲੀ ਇਮ ਜੁਧ _ਕਰਿਯੋ। _੧0੫੭। 


ਜੁਧ ਜੁਰੇ ਜਦੁਰਾਇ ਸਖਾ _ਕਿਧੋ ਕ੍ਰੋਧ ਭਰੇ _ਦੁਰਜੋਧਨ ਸੋਹੈ। 

ਭੀਰ ਪਰੇ ਰਨਿ ਰਾਵਨ ਸੋ ਸੁਤ ਰਾਵਨ ਕੋ ਤਿਹ ਕੀ ਸਮ ਕੋ ਹੈ। 

ਭੀਖਮ ਸੋ_ਮਰਥੇ ਕਹੁ ਹੈ ਲਰਿਬੇ ਕਹੁ ਰਾਮ ਬਲੀ ਬਰਿ ਜੋ ਹੈ। 

ਅੰਗਦ ਹੈ ਕਿ ਹਨੂ ਜਮੁ ਹੈ ਕਿ ਭਰਿਯੋ ਬਲਿਭਦੂ ਭਯਾਨਕ ਰੋਹੈ। ੧0੫੮। 


ਦ੍ਰਿੜ ਕੈ ਬਲਿ ਕੋਪਿ ਹਲਾਯੂਧ ਲੈ ਅਰਿ ਕੇ ਦਲ ਭੀਤਰ ਧਾਇ ਗਯੋ। 
ਗਜ ਬਾਜ ਰਥੀ ਬਿਰਥੀ ਕਰਿ ਕੈ ਬਹੁ ਪੈਦਲ ਕੋ ਦਲੁ ਕੋਪਿ ਛਯੋ। 


ਕ੍ਰਿਸਨਾਵਤਾਰ ੩੫੭ 


ਵਿਚ _ਹਿਰਨਾਂ (ਨੂੰ ਮਾਰਦਾ ਹੈ)। ਜਿਵੇਂ _ਪਰਲੋ (ਵਾਲੇ ਦਿਨ) ਸ਼ਿਵ ਕ੍ਰੋਧ ਕਰ ਕੇ _ਜਗਤ 
ਦੇ ਜੀਵ ਮਾਰਦਾ ਹੈ, ਤਿਵੇਂ ਸ੍ਰੀ ਕ੍ਰਿਸ਼ਨ ਨੇ ਵੈਰੀਆਂ ਨੂੰ ਸੰਘਾਰਿਆ ਹੈ, ਇਸ ਤਰ੍ਹਾਂ _(ਮੇਰੇ) 
ਮਨ ਵਿਚ (ਭਾਵ) ਪੈਦਾ ਹੋਇਆ ਹੈ। ਇਕ ਮਾਰ ਦਿੱਤੇ ਹਨ, ਇਕ ਘਾਇਲ ਹੋਕੇ ਧਰਤੀ 
ਉਤੇ ਪਏ ਹਨ, ਇਕ _ਡਰ ਕੇ (ਘਬਰਾਏ ਹੋਏ ਹਨ) ਅਤੇ ਇਕ ਹਾਰ ਗਏ _ਹਨ ਜਿਨ੍ਹਾਂ 
ਦੇ ਤਨ ਵਿਚ ਤਾਕਤ _ ਨਹੀਂ _ਰਹੀ _ਹੈ।੧0੫੪। 
ਮਾਵੀਲ” 

ਫਿਰ ਸ੍ਰੀ ਕ੍ਰਿਸ਼ਨ ਬਦਲ ਵਾਂਗ _ਗਜੇ ਅਤੇ _ਬਾਣਾਂ ਦੀ (ਇਸ ਤਰ੍ਹਾਂ) ਬਰਖਾ _ਕੀਤੀ 
ਜਿਵੇਂ ਇੰਦਰ (ਬੂੰਦਾਂ ਦੀ ਬਰਖਾ _ਕਰਦਾ ਹੈ)। _ਚਤੁਰੰਗਨੀ ਸੈਨਾ ਮਾਰ ਦਿੱਤੀ, ਲਹੂ ਵਹਿਣ 
ਲਗ ਗਿਆ ਅਤੇ _ਰਣ-ਭੂਮੀ _ਸ਼ਿੰਗਰਫ਼ _(ਲਾਲ) _ਰੰਗ _ਦੀ ਹੋ _ਗਈ। _ਕਿਤੇ _ਸਿਰ _ਡਿਗੇ 
ਹੋਏ ਹਨ, (ਕਿਤੇ ਟੁਟੇ ਹੋਏ) ਰਥਾਂ ਦੇ ਢੇਰ ਲਗੇ ਪਏ ਹਨ, ਕਿਤੇ ਹਾਥੀਆਂ ਦੇ ਸੁੰਡ ਪਏ 
ਹਨ ਅਤੇ ਕਿਤੇ ਘੋੜਿਆਂ ਦੇ ਤੰਗ ਡਿਗੇ ਹੋਏ ਹਨ। ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਜੋ 
ਤੀਰ ਮਾਰੇ _ਹਨ, (ਉਨ੍ਹਾਂ ਦੇ ਲਗਣ ਨਾਲ) ਕਿਧਰੇ _ਸੂਰਵੀਰ _ਡਿਗੇ ਪਏ _ਹਨ ਅਤੇ (ਉਨ੍ਹਾਂ 
ਦੇ ਕਟੇ ਹੋਏ) ਅੰਗ _ਪਏ _ਹਨ।੧0੫੫। 


ਵੈਰੀ ਦੇ ਬਹੁਤ _ਸਾਰੇ ਸੂਰਮੇ ਸ੍ਰੀ ਕ੍ਰਿਸ਼ਨ ਨਾਲ _ਲੜ ਕੇ ਬਹੁਤੇ ਮਰ _ਗਏ _ਹਨ 
ਅਤੇ (ਕਈ ਇਕ) ਧਰਤੀ ਉਤੇ (ਡਿਗੇ ਪਏ _ਹਨ)। ਧਨੁਸ਼, ਬਾਣ, ਕ੍ਰਿਪਾਨ, ਗਦਾ (ਆਦਿ 


।_ਉਨ੍ਹਾਂ ਦੇ ਮਾਸ ਨੂੰ ਖਾ ਕੇ ਗਿਰਝਾਂ ਉਦਾਸ ਹੋ. ਕੇ ਚੁਪ ਕਰ 
ਗਈਆਂ _ਹਨ। _(ਇੰਜ ਪ੍ਰਤੀਤ _ ਹੁੰਦਾ ਹੈ) ਮਾਨੋ ਸੂਰਮਿਆਂ _ਦੀਆਂ _ਬੋਟੀਆਂ _ਪਚਾ 
ਸਕੀਆਂ _ਹਨ ਅਤੇ _ਉਹ (ਉਨ੍ਹਾਂ ਦੀ) ਛਾਤੀ ਵਿਚ ਜ਼ੋਰ ਨਾਲ _ਫੜਕ _ ਰਹੀਆਂ 
ਹਨ।੧0੫੬। 


ਕੇ ਰੱਥ ਵਿਚੋਂ ਤਲਵਾਰ ਪਕੜ _ਲਈ ਅਤੇ ਰੋਸ _ਨਾਲ 
ਭਰਿਆ ਹੋਇਆ _ (ਵੈਰੀ) ਦਲ _ਵਿਚ _ਧਸ _ਗਿਆ। ਰਣ-ਭੂਮੀ ਵਿਚ (ਉਸ ਨੇ) ਬਹੁਤ 
ਸਾਰੇ _ ਸੂਰਮੇ ਮਾਰ ਦਿੱਤੇ ਅਤੇ (ਵੈਰੀ) ਦੀ ਸੈਨਾ ਦੇ ਨਾਇਕਾਂ ਕੋਲੋਂ ਜ਼ਰਾ ਜਿੰਨਾ ਵੀ ਨਹੀਂ 
ਡਰਿਆ। ਹਾਥੀ, ਘੋੜੇ, _ਰਥਾਂ ਵਾਲੇ _ਅਤੇ ਸੈਨਾ _ਪਤੀਆਂ ਨੂੰ ਮਾਰ ਕੇ ਉਨ੍ਹਾਂ ਸੂਰਮਿਆਂ ਦਾ 
ਤੇਜ _ਹਰ _ਲਿਆ ਹੈ। ਜਿਵੇਂ ਭੂਮਾਸੁਰ _('ਤਾਤ ਧਰਾ”) ਇੰਦਰ ਨਾਲ _ਲੜਿਆ _ਸੀ, ਉਵੇਂ 
ਸੀ ਕ੍ਰਿਸ਼ਨ _ਦੇ ਬਲਵਾਨ _ਭੁਰਾ _(ਬਲਰਾਮ) _ਨੇ _ ਯੁੱਧ ਕੀਤਾ _ਹੈ।੧0੫੭। 


ਯੁੱਧ _ਕਰਨ _ਵਿਚ _ਕ੍ਰਿਸ਼ਨ ਦਾ _ਸਖਾ(ਬਲਰਾਮ) _ਜੁਟਿਆ ਹੋਇਆ ਹੈ, (ਉਹ) ਕਿਧਰੇ 
ਕੋੋਧ _ਨਾਲ _ਭਰਿਆ ਹੋਇਆ ਦੁਰਯੋਧਨ ਲਗਦਾ _ਹੈ। _ਜਾਂ _ਰਾਵਣ ਉਤੇ ਭੀੜ ਬਣਨ ਤੇ 
ਰਾਵਣ ਦੇ ਪੁੱਤਰ _(ਮੇਘਨਾਦ) ਜਿਹਾ _ਕੋਈ ਲਗਦਾ _ਹੈ। _ਜਾਂ _ਭੀਸ਼ਮ _ਪਿਤਾਮਾ ਵਾਂਗ ਮਰਨ 
(ਦੇ ਸਮੇਂ) ਨੂੰ ਲਭਦਾ ਹੈ ਅਤੇ ਲੜਨ ਵਿਚ ਬਲਵਾਨ ਰਾਮ ਜਿਹਾ _ਹੈ। ਜਾਂ ਅੰਗਦ _ਹੈ 
ਅਥਵਾ _ਹਨੂਮਾਨ ਹੈ, ਜਾਂ __ਯਮਰਾਜ _ਹੈ। (ਇੰਜ) ਕ੍ਰੋਧ _ਨਾਲ _ਭਰਿਆ ਹੋਇਆ _ਬਲਰਾਮ 
ਲੜ ਰਿਹਾ ਹੈ।੧0੫੮। 

ਬਲ ਅਤੇ ਕ੍ਰੋਧ ਨੂੰ ਦ੍ਰਿੜ੍ਹ ਕਰ ਕੇ ਅਤੇ 
ਦਲ ਵਿਚ _ਧਸ ਗਿਆ ਹੈ। ਹਾਥੀ, ਘੋੜੇ (ਮਾਰ 
ਬਿਨਾ ਕਰ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਪੈਦਲ 


“ਹਲ” ਨੂੰ ਲੈ ਕੇ (ਬਲਰਾਮ) ਵੈਰੀ ਦੇ 
ਦਿੱਤੇ ਹਨ) _ਰਥਾਂ ਵਾਲਿਆਂ ਨੂੰ ਰਥਾਂ ਤੋਂ 
ਸੈਨਾ ਨੂੰ ਨਸ਼ਟ ਕਰ ਦਿੱਤਾ ਹੈ। ਕਲਿ, 


੩੫੮ 


ਸੀ _ਦਸਮ-ਗ੍ਰੰਥ _ਸਾਹਿਬ 


ਕਲਿ ਨਾਰਦ ਭੂਤ _ਪਿਸਾਚ ਘਨੇ ਸਿਵ ਰੀਝ _ਰਹਿਯੋ ਰਨ ਦੇਖਿ ਨਯੋ। 
ਅਰਿ ਯੌ ਸਟਕੇ ਮਿਰਗ ਕੇ ਗਨ ਜ੍ਯੋ _ਮੁਸਲੀਧਰਿ ਮਾਨਹੁ ਸਿੰਘ ਭਯੋ। _੧0੫੯। 


ਇਕ ਓਰਿ _ਹਲਾਯੂਧ ਜੁਧ ਕਰੈ ਇਕ _ਓਰਿ ਗੋਬਿੰਦਹ ਖਗ _ਸੰਭਾਰਿਯੋ। 

ਬਾਜ _ਰਥੀ ਗਜਪਤਿ ਹਨੇ ਅਤਿ ਰੋਸ ਭਰੇ ਦਲ ਕੋ ਲਲਕਾਰਿਯੋ। 

ਬਾਨ ਕਮਾਨ ਗਦਾ ਗਹਿ _ ਸ੍ਰੀ ਹਰਿ ਸੈਥਨ ਸਿਉ ਅਰਿ ਪੁੰਜ ਬਿਡਾਰਿਯੋ। 

ਮਾਰੁਤ ਹੂ ਘਨ _ਸ੍ਯਾਮ _ਕਿਧੋ _ਉਮਡਿਯੋ ਦਲ _ਪਾਵਸ ਮੇਘ _ਨਿਵਾਰਿਯੋ। _੧0੬0। 


ਸੀ ਨੰਦ ਲਾਲ ਸਦਾ _ਰਿਪੁ ਘਾਲ ਕਰਾਲ ਬਿਸਾਲ ਸਬੈ ਧਨੁ _ਲੀਨੋ। 
ਇਉ ਸਰ ਜਾਲ ਚਲੇ ਤਿਹ ਕਾਲ ਤਬੈ ਅਰਿ ਸਾਲ ਰਿਸੈ ਇਹ ਕੀਨੋ। 
ਘਾਇਨ ਸੈਗਿ ਗਿਰੀ ਚਤੁਰੰਗ ਚਮੂੰ ਸਭ ਕੋ ਤਨ ਸੂਉਨਤ ਭੀਨੋ। 
ਮਾਨਹੁ ਪੰਦੂਸਵੋ ਬਿਧ ਨੇ ਸੁ ਰਚਿਯੋ ਰੰਗ ਆਰੁਨ ਲੋਕ _ਨਵੀਨੋ। _੧0੬੧। 


ਬ੍ਰਿਜ ਭੂਖਨ ਦੂਖਨ ਦੈਤਨ ਕੇ ਰਿਪੁ ਸਾਥ ਰਿਸੈ ਅਤਿ ਮਾਨ ਭਰਿਯੋ। 

ਸੁ ਧਵਾਇ ਤਹਾ ਰਥ ਜਾਇ ਪਰਿਯੋ _ਲਖਿ ਦਾਨਵ ਸੈਨ ਨ ਨੈਕ ਡਰਿਯੋ। 
ਧਨੁ _ਬਾਨ ਸੰਭਾਰਿ ਅਯੋਧਨ ਮੈ ਹਰਿ ਕੇਹਰਿ ਕੀ ਬਿਧਿ ਜਿਉ ਬਿਚਰਿਯੋ। 
ਭੁਜ ਦੰਡ ਅਦੰਡਨ ਖੰਡਨ ਕੈ ਰਿਸ ਕੈ ਦਲ ਖੰਡਨਿ ਖੰਡ _ਕਰਿਯੋ। _੧0੬੨। 


ਮਧੁ ਸੂਦਨ ਬੀਚ ਅਯੋਧਨ ਕੇ _ਬਹੁਰੋ ਕਰ ਮੈ ਧਨੁ ਬਾਨ ਲਯੋ। 

ਸੁ ਨਿਸੰਕ ਤਬੈ ਰਨ ਬੀਚ ਪਰਿਯੋ ਅਰਿ ਕੋ ਬਰ ਕੈ ਹਨਿ ਸੈਨ ਦਯੋ। 

ਧਨੁ ਸੋ ਜਿਮ ਤੂਲਿ ਧੁਨੈ ਧੁਨੀਯਾ ਦਲ ਤ੍ਯੋ ਸਿਤ _ਬਾਨਨ ਸੋ ਧੁਨਿਯੋ। 

ਬਹੁ _ਸੁਉਨ ਪੂਵਾਹ ਬਹਿਯੋ ਰਨ ਮੈ ਤਿਹ ਠਾ ਮਨੋ ਆਠਵੋਂ ਸਿੰਧੁ _ਭਯੋ। ੧0੬੩। 


ਇਤ ਤੇ ਹਰਿ ਕੀ ਉਮਡੀ ਪੁਰਤਨਾ ਉਤ ਤੇ ਉਮਡਿਯੋ ਨ੍ਰਿਪ ਲੈ ਬਲ ਸੰਗਾ। 
ਬਾਨ ਕਮਾਨ ਕ੍ਰਿਪਾਨ ਲੈ ਪਾਨਿ ਭਿਰੇ ਕਟਿ ਗੇ ਭਟਿ ਅੰਗ ਪੁਤੰਗਾ। 
ਪਤਿ ਗਿਰੇ ਗਜਿ ਬਾਜ ਕਹੂੰ ਕਹੂੰ ਬੀਰ ਗਿਰੇ ਤਿਨ ਕੇ ਕਹੂੰ ਅੰਗਾ। 
ਐਸੇ ਗਏ ਮਿਲਿ ਆਪਸਿ ਮੈ ਦਲ ਜੈਸੇ ਮਿਲੇ ਜਮੁਨਾ ਅਰੁ ਗੰਗਾ। ੧0੬੪। 


ਸ੍ਰਾਮਿ ਕੇ ਕਾਜ ਕਉ ਲਾਜ ਭਰੇ ਦੁਹੂੰ ਓਰਨ ਤੇ ਭਟ ਯੋ ਉਮਗੇ ਹੈ। 
ਜੁਧੁ ਕਰਿਯੋ ਰਨ ਕੋਪਿ ਦੁਹੂੰ ਰਸ ਰੁਦੂ ਹੀ ਕੇ ਪੁਨਿ ਸੰਗ ਪਗੇ_ਹੈ। 
ਜੂਝਿ ਪਰੇ ਸਮੁਹੇ ਲਰਿ ਕੈ ਰਨ ਕੀ ਛਿਤ ਤੇ ਨਹੀ ਪੈਗ ਭਗੇ ਹੈ। 
ਉਜਲ _ਗਾਤ ਮੈ ਸਾਗ ਲਗੀ ਮਨੋ ਚੰਦਨ ਰੂਖ ਮੈ ਨਾਗ ਲਗੇ _ਹੈ। ੧0੬੫। 


ਕ੍ਰਿਸਨਾਵਤਾਰ ੩੫੯ 


ਨਾਰਦ ਅਤੇ _ਬਹੁਤ ਸਾਰੇ ਭੂਤ _ਪਿਸ਼ਾਚ ਅਤੇ ਸ਼ਿਵ (ਇਸ) ਨਵੇਂ ਯੁੱਧ ਨੂੰ ਵੇਖ ਕੇ ਪ੍ਰਸੰਨ 
ਹੋ ਰਹੇ ਹਨ। ਵੈਰੀ ਇਸ ਤਰ੍ਹਾਂ ਦੁਬਕ ਗਏ ਹਨ ਜਿਵੇਂ (ਸ਼ੇਰ ਨੂੰ ਵੇਖ ਕੇ) ਹਿਰਨ (ਸਹਿਮ 
ਜਾਂਦੇ _ਹਨ)। _ (ਇੰਜ _ਪੁਤੀਤ ਹੁੰਦਾ ਹੈ) ਮਾਨੋ _ਬਲਰਾਮ _ਹੀ ਸ਼ੇਰ _ਹੋਵੇ।੧0੫੯। 


ਇਕ ਪਾਸੇ ਬਲਰਾਮ ਯੁੱਧ _ਕਰ ਰਿਹਾ ਹੈ ਅਤੇ ਇਕ ਪਾਸੇ ਸ੍ਰੀ ਕ੍ਰਿਸ਼ਨ ਨੇ ਤਲਵਾਰ 
ਸੰਭਾਲ _ਲਈ _ਹੈ। ਘੋੜ _ਸਵਾਰਾਂ, _ਰੱਥਾਂ _ਵਾਲਿਆਂ ਅਤੇ ਹਾਥੀਆਂ ਦੇ _ਸੁਆਮੀਆਂ ਨੂੰ ਮਾਰ 


ਦਿੱਤਾ ਹੈ ਅਤੇ ਬਹੁਤ ਰੋਸ _ਨਾਲ ਭਰ ਕੇ (ਵੈਰੀ) ਦਲ ਨੂੰ ਲਲਕਾਰ _ਰਹੇ _ਹਨ। _ਬਾਣ, 
ਧਨੁਸ਼, _ਗਦਾ _(ਆਦਿ ਹਥਿਆਰ) ਪਕੜ _ਕੇ ਅਤੇ _ਬਰਛੀਆਂ ਨਾਲ ਸ੍ਰੀ ਕ੍ਰਿਸ਼ਨ ਨੇ ਵੈਰੀ 
ਦੇ ਝੁੰਡ _ਖਪਾ ਦਿੱਤੇ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਰੀ ਕ੍ਰਿਸ਼ਨ ਨੇ ਹਵਾ ਬਣ ਕੇ 


ਬਰਖਾ ਰੁਤ _ਦੇ _ਬਦਲ ਰੂਪ (ਵੈਰੀ) _ਦਲ ਨੂੰ ਖਿੰਡਾ ਦਿੱਤਾ _ਹੈ।੧0੬0। 


ਗਏ _ਹਨ। (ਇੰਜ ਪ੍ਰਤੀਤ ਹੁੰਦਾ 
ਰਚ _ ਦਿੱਤਾ _ਹੋਵੇ।੧0੬੧। 
ਨੇ ਕੋੋਧ ਨਾਲ ਭਰ ਕੇ ਵੈਰੀ 


ਬ੍ਰੰਘ 
੨, ਕੇ ਉਤ 
ਕੂ 
ਤੋ 
3 
ਇੰ 
ਰਿ 
ਹੂੰ ਗ੍ਰੈਂ < 


ਕ੍ਰਿਸ਼ਨ ਦੈਂਤਾਂ ਨੂੰ ਦੁਖ ਦੇਣ ਵਾਲੇ ਹਨ, 
ਦਾ ਮਾਣ ਰਖਿਆ ਹੈ (ਅਰਥਾਤ ਯੁੱਧ _ਕੀਤਾ _ਹੈ)। ਰਥ ਭਜਾ ਕੇ ਉਥੇ ਜਾ 
ਪਹੁੰਚਿਆ ਹੈ ਅਤੇ ਵੈਰੀਆਂ ਦੀ ਸੈਨਾ ਵੇਖ ਕੇ ਉਸ ਬਿਲਕੁਲ _ਡਰ _ਨਹੀਂ__ਲਗਾ _ਹੈ। 
ਧਨੁਸ਼ _ਬਾਣ _ਸੰਭਾਲ ਕੇ _ਰਣ-ਭੂਮੀ ਵਿਚ ਸ੍ਰੀ ਕ੍ਰਿਸ਼ਨ ਸ਼ੇਰ ਵਾਂਗ _ਫਿਰਦਾ ਹੈ। ਦੰਡ ਨ 


( 
(ਵੀ ੍ਛ 
ਚ. 


॥੨੧੨ ਆ 


ਕਰੋਧ ਕਰ ਕੇ (ਵੈਰੀ ਦੇ) ਦਲ ਨੂੰ ਟੋਟੇ ਟੋਟੇ ਕਰ ਦਿੱਤਾ _ਹੈ।੧0੬੨। 

ਸ਼ਨ (ਮਧ ਸੂਦਨ”) ਨੇ _ਰਣ-ਭੂਮੀ ਵਿਚ ਫਿਰ ਧਨੁਸ਼ ਅਤੇ ਬਾਣ ਫੜ 
ਲਿਆ। ਨਿਸੰਗ ਹੋਕੇ ਉਸੇ ਵੇਲੇ ਰਣ ਵਿਚ ਕੁਦ ਪਿਆ ਅਤੇ ਵੈਰੀ ਸੈਨਾ ਨੂੰ ਮਾਰ ਦਿੱਤਾ। 
ਜਿਵੇਂ 


ਪੇਂਜਾ ਧੁਨਖੀ ('ਧਨੁ”) ਰੂੰ ਪਿੰਜਦਾ ਹੈ, ਤਿਵੇਂ (ਸਹੀ ਕ੍ਰਿਸ਼ਨ ਨੇ) ਤਿਖੇ ਤੀਰਾਂ ਨਾਲ 
(ਵੈਰੀ ਦੀ ਸੈਨਾ ਨੂੰ) ਪਿੰਜ ਦਿੱਤਾ ਹੈ। _ਰਣ-ਭੂਮੀ ਵਿਚ ਲਹੂ _ਦਾ ਪ੍ਰਵਾਹ ਚਲ _ਪਿਆ। 
(ਇੰਜ ਪੁਤੀਤ ਹੁੰਦਾ ਹੈ) ਮਾਨੋ ਉਸ _ਸਥਾਨ ਤੇ ਔਠਵਾਂ ਸਮੁੰਦਰ ਪੈਦਾ ਹੋ_ ਗਿਆ ਹੋਵੇ।੧0੬੩। 

ਇਸ ਪਾਸੇ ਤੋਂ ਸ੍ਰੀ ਕ੍ਰਿਸ਼ਨ ਦੀ ਸੈਨਾ ਚੜ੍ਹੀ ਹੈ ਅਤੇ ਉਸ ਪਾਸੇ_ਤੋਂ ਰਾਜਾ _(ਜਰਾਸੈਧ) 
ਦਲ-ਬਲ ਲੈ ਕੇ ਚੜ੍ਹ _ਆਇਆ ਹੈ। _ਬਾਣ, _ਕਮਾਨ, ਤਲਵਾਰ (ਆਦਿਕ _ਹਥਿਆਰ) _ਹੱਥ 
ਵਿਚ ਲੈ ਕੇ ਸੂਰਮਿਆਂ ਨੇ ਯੁੱਧ ਕੀਤਾ ਹੈ ਅਤੇ ਉਨ੍ਹਾਂ ਦੇ _ਅੰਗ-ਪੁਤਿ-ਅੰਗ _ਕਟ _ਗਏ 
ਹਨ। ਕਿਧਰੇ _ਹਾਥੀਆਂ ਘੋੜਿਆਂ ਦੇ ਸੁਆਮੀ _ਡਿਗੇ ਹਨ _ਅਤੇ ਕਿਧਰ ਸੂਰਮੇ (ਅਤੇ ਕਿਧਰੇ 
ਉਨ੍ਹਾਂ ਦੇ) ਅੰਗ _ਡਿਗੇ _ਹਨ। ਦੋਵੇਂ _ਸੈਨਾਵਾਂ ਆਪਸ ਵਿਚ ਇੰਜ ਮਿਲ ਗਈਆਂ ਹਨ ਜਿਵੇਂ 


ਗੰਗਾ ਅਤੇ ਜਮਨਾ _ ਮਿਲ _ ਜਾਂਦੀਆਂ _ਹਨ।੧0੬੪। 
ਕਰਨ 
ਦੋਹਾਂ 


ਸੁਆਮੀ ਦੇ ਕੰਮ _ ਨੂੰ ਦੀ ਲਾਜ ਨਾਲ ਭਰੇ ਹੋਏ ਦੋਹਾਂ ਪਾਸਿਆਂ ਤੋਂ ਸੂਰਮੇ 
ਉਤਸਾਹ ਨਾਲ ਚੜ੍ਹ _ਆਏ _ਹਨ। ਪਾਸਿਆਂ ਤੋਂ ਕ੍ਰੋਧ ਨਾਲ ਭਰ ਕੇ ਯੁੱਧ ਕੀਤਾ ਗਿਆ 
ਹੈ ਅਤੇ ਸਾਰੇ _ਰੌਦਰ _ਰਸ _ਨਾਲ _ਸਰਾਬੋਰ _ਹਨ। _ਆਹਮੋ _ਸਾਹਮਣੇ _ਲੜ ਕੇ _ਮਰ _ਗਏ 
ਹਨ, _ਪਰ _ਰਣ-ਭੂਮੀ _ਤੋੱ ਵੀ ਪਿਛੇ ਨਹੀਂ ਹਟੇ _ਹਨ। _ਉਜਲੇ ਸ਼ਰੀਰ ਵਿਚ 


ਇਕ _ਕਦਮ 
ਬਰਛੀ _ਲਗੀ _ਹੋਈ ਹੈ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਚੰਦਨ ਦੇ ਬ੍ਰਿਛ _ਵਿਚ _ਨਾਗ 
ਚੰਬੜਿਆ ਹੋਇਆ ਹੋਂਵੇ। ੧0੬੫। 


੩੬0 


ਸੀ _ਦਸਮ-ਗ੍ਰੰਥ _ਸਾਹਿਬ 


ਜੁਧੁ ਕਰਿਯੋ ਰਿਸ ਆਪਸਿ ਮੈ ਦੁਹੂੰ _ਓਰਨ ਤੇ ਨਹੀ ਕੋਊ ਟਰੇ। 

ਬਰਛੀ ਗਹਿ ਬਾਨ ਕਮਾਨ ਗਦਾ ਅਸਿ ਲੈ ਕਰ ਮੈ ਇਹ ਭਾਤਿ ਟਰੇ। 
ਕੋਊ ਜੂਝਿ ਗਿਰੇ ਕੋਊ ਰੀਝਿ ਭਿਰੇ ਛਿਤਿ ਦੇਖਿ ਡਰੇ ਕੋਊ ਧਾਇ ਪਰੇ। 
ਮਨਿ ਯੋ ਉਪਜੀ ਉਪਮਾ ਰਨ ਦੀਪ ਕੇ ਊਪਰ ਆਇ ਪਤੰਗ _ਜਰੇ। ੧0੬੬। 


ਪ੍ਰਿਥਮੇ ਸੈਗਿ ਬਾਨ ਕਮਾਨ ਭਿਰਿਯੋ ਬਰਛੀ ਬਰ ਲੈ ਪੁਨਿ ਭ੍ਰਾਤ ਮੁਰਾਰੀ। 
ਫੇਰਿ ਲਰਿਯੋ ਅਸਿ ਲੈ ਕਰ ਮੈ ਧਸ ਕੈ ਰਿਪੁ ਕੀ ਬਹੁ ਸੈਨ ਸੰਘਾਰੀ। 

ਫੇਰਿ ਗਦਾ ਗਹਿ ਕੈ ਸੁ ਹਤੇ ਬਹੁਰੋ ਜੁ ਹੁਤੇ ਗਹਿ ਪਾਨਿ ਕਟਾਰੀ। 

ਐਚਤ ਯੌ ਹਲ ਸੋ ਦਲ ਕੋ ਜਿਮ ਖੈਚਤ ਦੁਇ ਕਰਿ ਝੀਵਰ ਜਾਰੀ। ੧0੬੭। 


ਜੋ ਭਟ ਸਾਮੁਹੇ ਆਇ ਅਰਿਯੋ ਬਰ ਕੈ ਹਰਿ ਜੂ ਸੋਊ ਮਾਰਿ ਗਿਰਾਯੋ। 
ਲਾਜ ਭਰੇ ਜੋਊ ਜੋਰਿ ਭਿਰੇ ਤਿਨ ਤੇ ਕੋਊ ਜੀਵਤ ਜਾਨ ਨ ਪਾਯੋ। 
ਪੈਠਿ ਤਬੈ ਪੂਤਨਾ ਅਰਿ ਕੀ ਮਧਿ ਸ੍ਯਾਮ ਘਨੋ ਪੁਨਿ ਜੁਧੁ ਮਚਾਯੋ। 
ਸੀ ਬਲਬੀਰ ਸੁ ਧੀਰ ਗਹਿਯੋ ਰਿਪੁ ਕੋ ਸਬ ਹੀ ਦਲੁ ਮਾਰਿ ਭਗਾਯੋ। ੧0੬੮। 


ਦੰਹਰ” 
ਭਗੀ _ਚਮੂੰ ਚਤੁਰੰਗਨੀ ਨ੍ਰਿਪਤਿ ਨਿਹਾਰੀ ਨੈਨ। 
ਨਿਕਟਿ _ਬਿਕਟਿ ਭਟ ਜੋ ਹੁਤੇ ਤਿਨ ਪੁਤਿ _ਬੋਲਿਯੋ ਬੈਨ। ੧0੬੯। 


ਹਾਵੀੰਲ” 
ਜੁਧ ਕਰੈ ਘਨਿ ਸ੍ਯਾਮ ਜਹਾ ਤੁਮ ਹੂੰ ਦਲੁ ਲੈ ਉਨ ਓਰਿ ਸਿਧਾਰੋ। 
ਬਾਨ ਕਮਾਨ ਕ੍ਰਿਪਾਨ ਗਦਾ ਕਰਿ ਜਦੁਬੀਰ ਕੋ ਦੇਹ ਪ੍ਹਾਰੋ। 
ਜਾਇ ਨ ਜੀਵਤ ਜਾਦਵ ਕੋ ਤਿਨ ਕੋ ਰਨ ਭੂਮਿ ਮੈ ਜਾਇ ਸੰਘਾਰੋ। 


ਯੌ ਜਬ ਬੈਨ ਕਹੈ ਨ੍ਰਿਪ ਸੈਨ ਚਲੀ ਚਤੁਰੰਗ ਜਹਾ ਰਨ ਭਾਰੋ। ੧0੭0। 


% 337 0੬੧੨ 


ਆਇਸ ਪਾਵਤ ਹੀ ਨ੍ਰਿਪ ਕੋ ਘਨ ਜਿਉ ਉਮਡੇ ਭਟ ਓਘ ਘਟਾ ਘਟ। 
ਬਾਨਨ ਬੂੰਦਨ ਜਿਉਂ ਬਰਖੇ _ਚਪਲਾ ਅਸਿ ਕੀ ਧੁਨਿ ਹੋਤ ਸਟਾ ਸਟ। 
ਭੂਮਿ ਪਰੇ ਇਕ ਸਾਸ ਭਰੇ ਇਕ ਜੂਝਿ ਮਰੇ ਰਨਿ ਅੰਗ ਕਟਾ ਕਟ। 
ਘਾਇਲ ਏਕ ਪਰੇ ਰਨ ਮੈ ਮੁਖ ਮਾਰ ਹੀ ਮਾਰ ਪੁਕਾਰਿ ਰਟਾ ਰਟ। ੧0੭੧। 


ਕ੍ਰਿਸਨਾਵਤਾਰ ੩੬੧ 


ਰ 
ਰ 


ਉ ਹੋਈ ਹੈ, 
ਰਹੇ _ਹਨ।੧0੬੬। 


ਗੇ % ਕ੍ 
ਰ੍ ਟੂ ਤ 
ਗਰ =੭ 


ਸੀ ਕ੍ਰਿਸ਼ਨ ਦੇ ਭਰਾ (ਬਲਰਾਮ) ਨੇ _ਧਨੁਸ਼ ਬਾਣ _ਨਾਲ ਯੁੱਧ 
ਕੇ ਬਲ (ਨੂੰ ਪ੍ਰਦਰਸ਼ਿਤ _ਕੀਤਾ)। _ਫਿਰ ਹੱਥ _ਵਿਚ _ਤਲਵਾਰ ਲੈ ਕੇ 
ਦੀ ਸੈਨਾ ਵਿਚ _ਵੜ ਕੇ ਬਹੁਤ ਸਾਰੀ _ਮਾਰ _ਦਿੱਤੀ। _ਫਿਰ _ਗਦਾ 
ਸਾਰੇ _ਵੈਰੀ ਯੋਧੇ) ਮਾਰ ਦਿੱਤੇ ਅਤੇ ਫਿਰ ਹੱਥ _ਵਿਚ _ਕਟਾਰ ਪਕੜ 
।_ (ਵੈਰੀ ਦੇ) ਦਲ ਵਿਚੋਂ ਹਲ ਨਾਲ (ਯੋਧਿਆਂ ਨੂੰ) ਇਸ ਤਰ੍ਹਾਂ ਖਿਚ ਲੈਂਦਾ 
ਹੱਥਾਂ _ਨਾਲ _ਝੀਵਰ _ (ਨਦੀ _ਵਿਚੋਂ) _ਜਾਲ _ਖਿਚਦਾ _ਹੈ।੧0੬੭। 


ਸਾਹਮਣੇ ਆ ਕੇ ਅੜਦਾ ਹੈ, ਉਸ ਨੂੰ ਬਲ ਸੀ ਕ੍ਰਿਸ਼ਨ ਮਾਰ ਕੇ 


ਘ 


ਹੂ 

ਫੋਲ= ਕੈ 
3 
ਹੈ 
ੈਂ % ੩ 
ਯੇ 
੬॥ 
0੫ ਤੂ 
(੨॥ 
ਪੇ ਹੈ 
ਇਿ 
੨ 


ਮਚਾਇਆ। ਸੀ ਕ੍ਰਿਸ਼ਨ ਨੇ ਬਹੁਤ 
ਕੇ ਭਜਾ ਦਿੱਤਾ।੧0੬੮। 


ਹੋ 0 
4 
ਦਿ 
ਕਰ” 
ਤੂ 
ਸੱਚੀ, 
ਗੇ 


ਜਿਥੇ ਕ੍ਰਿਸ਼ਨ ਯੁੱਧ _ਕਰ ਰਿਹਾ ਹੈ, ਤੁਸੀਂ ਸੈਨਾ ਲੈ ਕੇ ਉਸ ਪਾਸੇ 
ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਹੱਥ ਵਿਚ ਲੈ ਕੇ ਸ੍ਰੀ ਕ੍ਰਿਸ਼ਨ 
ਪਰਹਾਰ ਕਰੋਂ। ਕੋਈ _ਵੀ ਯਾਦਵ _ਜੀਉਂਦਾ ਬਚ _ਕੇ ਨ ਜਾਵੇ, ਉਨ੍ਹਾਂ ਨੂੰ _ਰਣ-ਭੂਮੀ 
ਜਾ ਕੇ ਮਾਰ ਦਿਓ। ਜਦੋਂ ਇਸ ਤਰ੍ਹਾਂ ਨਾਲ ਰਾਜੇ ਨੇ ਬੋਲ ਕਹੇ, (ਤਾਂ) ਸੈਨਾ (ਉਧਰ 
ਚਲ ਪਈ ਜਿਥੇ _ਬਹੁਤ ਭਾਰਾ ਯੁੱਧ _ਹੋ__ਰਿਹਾ _ਸੀ।੧0੭0। 

ਰਾਜੇ _ਦੀ ਆਗਿਆ _ ਮਿਲਦਿਆਂ _ਹੀ, _ਬਦਲ _ਦੀਆਂ _ਘਟਾਵਾਂ ਵਾਂਗ _ਸੂਰਮੇ _ਉਮਡ 
ਕੇ ਚੜ੍ਹ _ਚਲੇ। _ਬਾਣਾਂ ਦੀ ਬੂੰਦਾਂ ਵਾਂਗ _ਵਰਖਾ ਹੋਂ ਰਹੀ ਹੈ, ਤਲਵਾਰ _ਦੀ ਚਮਕ _ਬਿਜਲੀ 
ਵਰਗੀ _ਹੈ। (ਤੀਰ ਚਲਣ ਦੀ) 'ਸਟਾਸਟ” (ਬਦਲ _ਦੀ ਗਰਜ ਦੀ) ਧੁਨ ਵਾਂਗ ਹੈ। ਇਕ 
ਧਰਤੀ ਅਤੇ _ਦਮ _ਤੋੜ ਰਹੇ ਹਨ; _ਇਕ _ਰਣ-ਭੂਮੀ _ਵਿਚ ਅੰਗ _ਕਟਾ 
ਘਾਇਲ ਹੋਕੇ ਯੁੱਧ-ਖੇਤਰ ਵਿਚ ਪਏ ਹਨ ਅਤੇ ਮੂੰਹ ਤੋਂ 'ਮਾਰੋ 
ਰਟ _ ਲਗਾਈ _ ਹੋਈ _ਹੈ।੧0੭੧। 


ਪੂ 5 


੩੬੨ 


ਸੀ _ਦਸਮ-ਗ੍ਰੰਥ _ਸਾਹਿਬ 


ਜਦੁਬੀਰ ਸਰਾਸਨ ਲੈ ਕਰਿ ਮੈ ਰਿਪੁ ਬੀਰ ਜਿਤੇ ਰਨ ਮਾਝਿ _ਸੰਘਾਰੇ। 
ਮਤਿ ਕਰੀ ਬਰ ਬਾਜ ਹਨੇ ਰਥ ਕਾਟਿ ਰਥੀ ਬਿਰਥੀ ਕਰਿ ਡਾਰੇ। 
ਘਾਇਲ ਦੇਖ ਕੈ ਕਾਇਰ ਜੇ ਡਰੁ ਮਾਨਿ ਰਨੇ ਛਿਤਿ ਤ੍ਯਾਗਿ ਸਿਧਾਰੇ। 
ਸੀ ਹਰਿ ਪੁੰਨ ਕੇ ਅਗੂਜ ਮਾਨਹੁ ਪਾਪਨ ਕੇ ਬਹੁ ਪੁੰਜ ਪਧਾਰੇ। ੧0੭੨। 


ਸੀਸ ਕਟੇ ਕਿਤਨੇ ਰਨ ਮੈ ਮੁਖ ਤੇ ਤੇਊ ਮਾਰ ਹੀ ਮਾਰ ਪੁਕਾਰੈ 


ਜੋ ਭਟ ਆਇ ਭਿਰੈ ਇਨ ਸੋ ਤਿਨ ਕਉ ਹਰਿ ਜਾਨ ਕੈ ਘਾਇ ਪੁਹਾਰੈ 
ਜੋ ਗਿਰਿ ਭੂਮਿ ਪਰੈ ਮਰ ਕੈ ਕਰ ਤੇ ਕਰਵਾਰ ਨ ਭੂ ਪਰ ਡਾਰੈ। ੧0੭੩। 


ਕਾਭਤੁ 
ਕੋਪ ਅਤਿ ਭਰੇ ਰਨ ਭੂਮਿ ਤੇ ਨ ਟਰੇ 
ਦੋਊ ਰੀਝਿ _ਰੀਝਿ ਲਰੇ ਦਲ ਦੁੰਦਭੀ ਬਜਾਇ ਕੈ। 
ਦੇਵ ਦੇਖੈ ਖਰੇ ਗਨ ਜਛ ਜਸੁ _ਰਰੇ 
ਨਭ ਤੇ ਪੁਹਪ ਢਰੇ ਮੇਘ ਬੂੰਦਨ ਜਿਉ ਆਇ ਕੈ। 
ਕੇਤੇ ਜੂਝਿ ਮਰੇ ਕੇਤੇ ਅਪਛਰਨ ਬਰੇ 
ਕੇਤੇ ਗੀਧਨਨ ਚਰੇ ਕੇਤੇ ਗਿਰੇ ਘਾਇ ਖਾਇ ਕੈ। 
ਕੇਹਰਿ ਜਿਉ ਅਰੇ ਕੇਤੇ ਖੇਤ ਦੇਖਿ ਡਰੇ 
ਕੇਤੇ ਲਾਜ _ਭਾਰਿ ਭਰੇ ਦਉਰਿ ਪਰੇ ਅਰਿਰਾਇ ਕੈ। ੧0੭੪। 


ਮਾਵੀੰਯ” 
ਭੂਮਿ ਗਿਰੇ ਭਟ ਘਾਇਲ ਹੁਇ ਉਠ ਕੈ ਫਿਰਿ ਜੁਧ ਕੇ ਕਾਜ ਪਧਾਰੇ। 
ਸ੍ਯਾਮ ਕਹਾ ਦੁਰ ਕੈ ਜੁ ਰਹੇ ਅਤਿ ਕੋਪ ਭਰੇ ਇਹ ਭਾਤਿ ਪੁਕਾਰੇ 
ਯੋ ਉਨ ਕੈ ਮੁਖ ਤੇ ਸੁਨਿ ਬੈਨ ਭਯੋ ਹਰਿ ਸਾਮੁਹਿ ਖਗ_ਸੰਭਾਰੇ 
ਦਉਰ ਕੈ ਸੀਸ ਕਟੇ ਨ ਹਟੇ ਰਿਸ ਕੈ ਬਲਿਬੀਰ ਕੀ ਓਰਿ ਸਿਧਾਰੇ। ੧0੭੫। 


ਮਾਰ ਹੀ ਮਾਰ ਪੁਕਾਰ ਤਬੈ ਰਨ ਮੈ ਅਸਿ ਲੈ ਲਲਕਾਰ ਪਰੇ 

ਹਰਿ ਰਾਮ ਕੋ ਘੇਰਿ ਲਯੋ ਚਹੁੰ ਓਰ ਤੈ ਮਲਹਿ ਕੀ ਪਿਰ ਸੋਭ ਧਰੇ। 

ਧਨੁ ਬਾਨ ਜਬੈ ਕਰਿ ਸ੍ਯਾਮ ਲਯੋ _ਲਖਿ ਕਾਤੁਰ ਖੇਤ ਹੂੰ ਤੇ ਬਿਡਰੇ 

ਰੰਗ ਭੂਮਿ ਕੋ ਮਾਨੋ _ਉਝਾਰ ਭਯੋ ਚਲੇ _ਕਉਤੁਕ ਦੇਖਨਹਾਰ ਘਰੇ। _੧0੭੬। 


ਕ੍ਰਿਸਨਾਵਤਾਰ ੩੬੩ 


ਭਜ ਗਏ ਹੋੌਣ।੧07੨। 


ਰਣ-ਭੂਮੀ ਵਿਚ ਕਿਤਨੇ ਹੀ ਸਿਰ ਕਟੇ ਪਏ ਹਨ, (ਪਰ) ਮੁ 
ਮਾਰੋ” ਹੀ ਪੁਕਾਰ _ਰਹੇ _ਹਨ। _(ਕਿਤਨੇ ਹੀ) ਧੜ _(ਯੁਂਧ-ਭੂਮੀ ਵਿਚ) ਦੌੜੇ ਫਿਰਦੇ 
ਵੀ ਸੂਰਮਾ 


ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਰੂਪ ਪੁੰਨ ਦੇ ਸਾਹਮਣੇ ਪਾਪਾਂ 
ਉਹ ਮੂੰਹ 


ਮਰ ਕੇ ਧਰਤੀ ਉਤੇ ਡਿਗਦਾ ਹੈ, (ਉਹ) ਹੱਥ ਵਿਚੋਂ ਤਲਵਾਰ ਧਰਤੀ ਉਤੇ ਨਹੀਂ 
ਹੰ।੧0੭੩। 


ਹਨ 

ਇਨ੍ਹਾਂ 

ਨਾਲ ਆ ਕੇ ਲੜਦਾ ਹੈ, ਉਸ ਨੂੰ ਸ੍ਰੀ ਕ੍ਰਿਸ਼ਨ ਸਮਝ ਕੇ ਵਾਰ ਕਰਦੇ ਹਨ। ਜੇ ਕੋਈ 
ਸੁਟਦਾ 


ਮਰ ਰਹੇ ਹਨ ਅਤੇ _ਕਿਤਨਿਆਂ ਨੂੰ _ਅਪੌਛਰਾਵਾਂ ਵਰ ਰਹੀਆਂ ਨੂ 

ਖਾ ਰਹੀਆਂ ਹਨ ਅਤੇ ਕਿਤਨੇ ਹੀ ਜ਼ਖ਼ਮ ਖਾ ਕੇ ਡਿਗੇ ਪਏ _ਹਨ। ਸ਼ੇਰ ਵਾਂਗ ਕਿਤਨੇ 
ਹੀ ਅੜੇ ਖੜੋਤੇ ਹਨ, ਕਿਤਨੇ ਯੁੱਧ-ਭੂਮੀ ਨੂੰ ਵੇਖ ਕੇ ਡਰ ਗਏ ਹਨ, ਕਿਤਨੇ ਹੀ ਅਣਖ 
ਦੇ ਭਾਰ ਨਾਲ _ਭਰਪੁਰ _ਹਨ ਅਤੇ ਦੌੜ _ਕੇ _ਅਰੜਾਉਂਦੇ ਹੋਇਆਂ (ਵੈਰੀ ਉਤੇ) ਆ ਪਏ 
ਹਨ।੧0੭੪। 

ਮਾਵੀਲ” 


ਘਾਇਲ ਹੋਕੇ ਸੁਰਮੇ ਧਰਤੀ ਉਤੇ ਡਿਗ ਪੈਂਦੇ ਹਨ, (ਪਰ) ਫਿਰ ਉਠ ਕੇ ਯੁੱਧ 
ਕਰਨ ਲਈ ਤੁਰ ਪੈਂਦੇ ਹਨ। ਸ਼ਿਆਮ (ਕ੍ਰਿਸ਼ਨ) ਕਿਥੇ ਲੁਕਿਆ ਹੋਇਆ ਹੈ, ਬਹੁਤ ਕ੍ਰੋਧ 
ਨਾਲ ਭਰ ਕੇ ਇਸ ਤਰ੍ਹਾਂ ਪੁਕਾਰਦੇ ਹਨ। ਉਨ੍ਹਾਂ ਦੇ ਮੂੰਹ ਤੋਂ (ਇਸ ਤਰ੍ਹਾਂ ਦੇ) ਬੋਲ ਸੁਣ 
ਕੇ ਸ੍ਰੀ ਕ੍ਰਿਸ਼ਨ ਤਲਵਾਰ ਨੂੰ ਸੰਭਾਲ ਕੇ (ਉਨ੍ਹਾਂ ਦੇ) ਸਾਹਮਣੇ ਆ ਜਾਂਦੇ _ਹਨ। ਜਿਨ੍ਹਾਂ ਦੇ 
ਸਿਰ ਕਟ ਗਏ ਹਨ, (ਉਹ ਵੀ) ਨਹੀਂ ਹਟਦੇ ਹਨ ਅਤੇ ਦੌੜ ਕੇ ਕ੍ਰਿਸ਼ਨ ਵਲ ਜਾਂਦੇ 
ਹਨ।੧0੭੫। 

ਉਸ ਵੇਲੇ 'ਮਾਰੋ ਮਾਰੋ? _ਦੀ ਪੁਕਾਰ ਹੁੰਦੀ ਹੈ ਅਤੇ _ਤਲਵਾਰਾਂ ਲੈ ਕੇ _ਲਲਕਾਰਦੇ 
ਹੋਏ (ਯੋਧੇ) _ਕੁਦ ਪੈਂਦੇ ਹਨ। ਕ੍ਰਿਸ਼ਨ ਅਤੇ _ਬਲਰਾਮ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ 
ਗਿਆ ਹੈ ਅਤੇ (ਰਣ-ਭੂਮੀ ਨੇ) ਮਲ-ਅਖਾੜੇ _ਦੀ ਸੋਭਾ ਧਾਰਨ ਕਰ ਲਈ ਹੈ। ਉਸੇ ਵੇਲੇ 


੩੬੪ 


ਸੀ _ਦਸਮ-ਗ੍ਰੰਥ _ਸਾਹਿਬ 


ਜੇ ਭਟ ਲੈ ਅਸਿ ਹਾਥਨ ਮੈ ਅਤਿ ਕੋਪ ਭਰੇ ਹਰਿ ਊਪਰ ਧਾਵੈ। 
ਕਉਤਕ ਸੋ ਦਿਖ ਕੈ ਸਿਵ ਕੇ ਗਨ ਆਨੰਦ ਸੋ ਮਿਲਿ ਮੰਗਲ ਗਾਵੈ। 


ਕੋਊ ਕਹੈ ਹਰਿਜੂ ਜਿਤ ਹੈ ਕੋਊ ਇਉ ਕਹਿ ਏ ਜਿਤ ਹੈ ਬਹਸਾਵੈ। 
ਰਾਰਿ ਕਰੈ ਤਬ ਲਉ ਜਬ ਲਉ ਉਨ ਕਉ ਹਰਿ ਮਾਰਿ ਨ ਭੂਮਿ ਗਿਰਾਵੈ। ੧0੭੭। 


ਕਾਭਤੁ 


ਬਡੇ ਈ _ਬਨੈਤ ਬੀਰ ਸਬੈ ਪਖਰੈਤ 
ਗਜ ਦਲ ਸੋ _ਅਰੈਤ ਧਾਏ ਤੁਰੰਗਨ ਨਚਾਇ ਕੈ। 
ਜੁਧ ਮੈ ਅਡੋਲ ਸ੍ਰਾਮ ਕਾਰਜੀ ਅਮੋਲ ਅਤਿ 
ਗੋਲ ਤੇ ਨਿਕਸਿ ਲਰੇ ਦੈਦਭਿ ਬਜਾਇ ਕੈ। 
ਸੈਥਨ _ਸੰਭਾਰ ਕੈ ਨਿਕਾਰ ਕੈ ਕ੍ਰਿਪਾਨ 
ਮਾਰ ਮਾਰ ਹੀ_ਉਚਾਰਿ ਐਸੇ ਪਰੇ ਰਨਿ ਆਇ ਕੈ। 
ਹਰਿ ਜੂ ਸੋ ਲਰੇ ਤੇ ਵੈ ਠਉਰ ਤੇ ਨ ਟਰੇ 
ਗਿਰ ਭੂਮਿ ਹੂੰ ਮੈ ਪਰੇ ਉਠਿ ਅਰੇ ਘਾਇ ਖਾਇ ਕੈ। ੧0੭੮। 
ਹਾਵੀਯ” 
ਕੋਪ ਭਰੇ ਅਰਰਾਇ ਪਰੇ ਨ ਡਰੇ ਹਰਿ ਸਿਉ ਹਥਿਯਾਰ ਕਰੇ ਹੈ। 
ਘਾਇ ਭਰੇ ਬਹੁ ਸੁਉਨ ਝਰੇ ਅਸਿ ਪਾਨਿ ਧਰੇ ਬਲ ਕੈ ਜੁ ਅਰੇ ਹੈ। 


ਮੂਸਲ ਲੈ ਬਲਦੇਵ ਤਬੈ ਸਬੈ ਚਾਵਰ ਜਿਉ ਰਨ ਮਾਹਿ ਛਰੇ ਹੈ। 
ਫੇਰਿ ਪ੍ਰਹਾਰ ਕੀਯੋ ਹਲ ਸੋ ਮਰਿ ਭੂਮਿ ਗਿਰੇ ਨਹੀ ਸਾਸ ਭਰੇ ਹੈ। ੧0੭੯। 


ਸ੍ਰੀ ਜਦੁਬੀਰ ਕੇ ਬੀਰ ਜਿਤੇ ਅਸਿ ਹਾਥਨ ਲੈ ਅਰਿ ਊਪਰਿ ਧਾਏ। 
ਜੁਧ ਕਰਿਯੋ _ਕਤਿ ਕੋਪੁ ਦੁਹੂੰ ਦਿਸਿ ਜੰਬੁਕ ਜੋਗਿਨ ਗ੍ਰਿਝ ਅਘਾਏ। 
ਬੀਰ ਗਿਰੇ ਦੁਹੂੰ ਓਰਨ ਕੇ ਗਹਿ ਫੇਟ ਕਟਾਰਿਨ ਸਿਉ ਲਰਿ ਘਾਏ। 
ਕਉਤਕ ਦੇਖ ਕੈ ਦੇਵ ਕਹੈ ਧੰਨ ਵੇ ਜਨਨੀ ਜਿਨ ਏ ਸੁਤ ਜਾਏ। ੧0੮0। 


ਅਉਰ ਜਿਤੇ ਬਰਬੀਰ ਹੁਤੇ ਅਤਿ ਰੋਸ ਭਰੇ ਰਨ ਭੂਮਹਿ ਆਏ। 
ਜਾਦਵ ਸੈਨ ਚਲੀ ਇਤ ਤੇ ਤਿਨ ਹੂੰ ਮਿਲ ਕੈ ਅਤਿ ਜੁਧੁ ਮਚਾਏ। 
ਬਾਨ _ਕਮਾਨ ਕ੍ਰਿਪਾਨ ਗਦਾ _ਬਰਛੇ ਬਹੁ ਆਪਸ _ਬੀਚ _ਚਲਾਏ। 
ਭੇਦ ਚਮੂੰ ਜਦੁ ਬੀਰਨ ਕੀ ਸਭ ਹੀ _ਜਦੁਰਾਇ ਕੇ ਉਪਰ _ਧਾਏ। _੧0੮੧। 


ਚਕੂ ਤ੍ਰਿਸੂਲ ਗਦਾ ਗਹਿ ਬੀਰ ਕਰੈ ਧਰ ਕੈ ਅਸਿ ਅਉਰ ਕਟਾਰੀ। 
ਮਾਰ ਹੀ ਮਾਰ ਪੁਕਾਰਿ ਪਰੇ ਲਰੇ ਘਾਇ ਕਰੇ ਨ ਟਰੇ ਬਲ ਭਾਰੀ। 


ਕ੍ਰਿਸਨਾਵਤਾਰ ੩੬੫ 


ਕਾ/ਠਾੱਤਾ 

ਬਹੁਤ _ਹੀ _ਵੌਡੇ _ਧਨੁਸ਼ਧਾਰੀ, _ਕਵਚਾਂ _ਨਾਲ _ਸਜੇ _ਹੋਏ, _ਹਾਥੀਆਂ _ਦੇ ਦਲਾਂ _ਨਾਲ 
ਅੜਨ ਵਾਲੇ, ਘੋੜਿਆਂ ਨੁੰ _ਨਚਾ _ਨਚਾ ਕੇ ਹਮਲਾ ਕਰ ਕੇ ਆ ਪਏ ਹਨ। ਯੁੱਧ ਵਿਚ 
ਅਡੋਲ _ਰਹਿਣ ਵਾਲੇ, ਸੁਆਮੀ ਦਾ ਕੰਮ ਕਰ ਕੇ ਆਦਰ ਮਾਣ ਪਾਉਣ ਵਾਲੇ, ਮੋਰਚਿਆਂ 
(ਅਥਵਾ _ਸੈਨਿਕ ਟੁਕੜੀਆਂ) ਵਿਚ _ਨਿਕਲ ਕੇ _ਧੌਂਸਾ ਵਜਾ _ਕੇ _ਲੜਦੇ _ਹਨ। _ ਸੈਹਥੀਆਂ 
ਨੂੰ ਸੰਭਾਲ ਕੇ, ਤਲਵਾਰਾਂ ਨੂੰ ਕਢ ਕੇ, 'ਮਾਰੋ _ਮਾਰੋਂ` ਪੁਕਾਰਦੇ ਹੋਏ, ਇਸ ਤਰ੍ਹਾਂ ਰਣ-ਭੂਮੀ 
ਵਿਚ ਆ ਕੇ ਪੈਂਦੇ ਹਨ। ਉਹ ਸ੍ਰੀ ਕ੍ਰਿਸ਼ਨ ਨਾਲ ਲੜਦੇ ਹਨ, ਆਪਣੇ ਥਾਂ ਤੋਂ ਟਲਦੇ 
ਨਹੀਂ ਹਨ, ਧਰਤੀ ਉਤੇ _ਡਿਗ ਪੈਂਦੇ ਹਨ ਅਤੇ _ਉਠ ਕੇ ਜ਼ਖ਼ਮ ਖਾਂਦੇ _ਹਨ।੧0੭੮। 
ਮਾਵੀਲ” 


ਕਰੋਧ ਨਾਲ ਭਰ ਕੇ ਅਰੜਾ ਕੇ ਪੈਂਦੇ ਹਨ, ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ, (ਸਗੋਂ) 
ਹਥਿਆਰਾਂ ਦਾ _ਵਾਰ _ਕਰਦੇ _ਹਨ। _ਜਖ਼ਮਾਂ _ਨਾਲ ਭਰੇ _ਹੋਏ ਹਨ 
ਹੈ, (ਪਰ) ਹੱਥ _ਵਿਚ ਤਲਵਾਰ ਧਾਰਨ ਕਰ ਕੇ ਜੋ 
ਵੇਲੇ _ਬਲਰਾਮ ਨੇ (ਹੱਥ _ਵਿਚ) ਮੋਹਲਾ ਲੈ ਕੇ (ਉਨ੍ਹਾਂ ਕੂ 
ਛਟ ਦਿੱਤਾ ਹੈ। ਫਿਰ ਹਲ ਨਾਲ ਵਾਰ ਕੀਤਾ ਹੈ (ਜਿਸ ਕਰ ਕੇ) ਮਰ ਕੇ ਧਰਤੀ ਉਤੇ 
ਡਿਗ ਪਏ _ਹਨ ਅਤੇ ਕਿਸੇ ਵਿਚ ਵੀ ਸ੍ਹਾਸ ਨਹੀਂ ਹਨ।੧0੭੯। 

ਸ੍ਰੀ ਕ੍ਰਿਸ਼ਨ ਦੇ ਜਿਤਨੇ _ਵੀ ਸੂਰਮੇ _ਸਨ, ਹੱਥਾਂ ਵਿਚ ਤਲਵਾਰਾਂ ਲੈ ਕੇ ਵੈਰੀ ਉਤੇ 
ਟੁੱਟ ਪਏ _ਹਨ। ਦੋਹਾਂ ਪਾਸਿਆਂ ਵਾਲਿਆਂ ਨੇ ਕ੍ਰੋਧ ਕਰ ਕੇ ਯੁੱਧ _ਕੀਤਾ ਹੈ ਅਤੇ _ਗਿਦੜ, 
ਜੋਗਣਾਂ ਅਤੇ ਗਿਰਝਾਂ (ਮਾਸ ਖਾ ਕੇ) ਰਜ ਗਈਆਂ _ਹਨ। ਦੋਹਾਂ ਪਾਸਿਆਂ ਤੋਂ ਸੁਰਮੇ 
(ਧਰਤੀ ਉਤੇ) ਡਿਗੇ ਹਨ ਜੋ ਕਟਾਰਾਂ ਫੜ ਕੇ ਲੜੇ ਅਤੇ ਘਾਇਲ ਹੋਏ ਸਨ। ਇਸ ਕੌਤਕ 


ਨੂੰ ਵੇਖ ਕੇ ਦੇਵਤੇ ਕਹਿੰਦੇ ਹਨ, _ਉਹ ਜਣਨ ਵਾਲੀਆਂ ਮਾਂਵਾਂ ਧੰਨ ਹਨ, ਜਿਨ੍ਹਾਂ ਨੇ ਇਨ੍ਹਾਂ 
ਪੁੱਤਰਾਂ ਨੂੰ ਜਨਮ _ ਦਿੱਤਾ _ਹੈ।੧0੮0। 

ਹੋਰ ਜਿਤਨੇ ਵੀ ਬਲਵਾਨ ਸੂਰਮੇ ਸਨ, (ਉਹ) ਬਹੁਤ ਕ੍ਰੋਧ ਨਾਲ _ਭਰ _ਕੇ _ਰਣਭੂਮੀ 
ਵਿਚ ਆ ਗਏ ਹਨ। ਇਧਰੋਂ _ਯਾਦਵਾਂ _ਦੀ ਸੈਨਾ ਚਲੀ ਹੈ, ਉਨ੍ਹਾਂ (ਵੈਰੀਆਂ) ਨਾਲ _ਮਿਲ 
ਕੇ ਬਹੁਤ ਯੁੱਧ _ਮਚਾਇਆ ਹੈ। _ਬਾਣ, _ਕਮਾਨ, ਕ੍ਰਿਪਾਨ, ਗਦਾ ਅਤੇ _ਬਰਛੇ ਆਪਸ _ਵਿਚ 
ਬਹੁਤ ਚਲਾਏ _ਹਨ। _ਯਾਦਵ ਵੀਰਾਂ ਦੀ ਸਾਰੀ ਸੈਨਾ ਨੂੰ ਚੀਰ ਕੇ ਸਾਰੇ ਸ੍ਰੀ ਕ੍ਰਿਸ਼ਨ ਉਤੇ 


ਧਾਵਾ _ਕਰ _ਕੇ ਪੈ ਗਏ ਹਨ।੧0੮੧। 
ਸੂਰਮਿਆਂ ਨੇ ਹੱਥਾਂ ਵਿਚ ਚੱਕਰ, ਤ੍ਰਿਸ਼ੂਲ, ਗਦਾ _(ਆਦਿਕ ਹਥਿਆਰ) ਪਕੜ _ਲਏ 


੮੮. 


ਹਨ _ ਅਤੇ ਤਲਵਾਰਾਂ _ਅਤੇ _ਕਟਾਰਾਂ _ਧਾਰਨ _ਕਰ _ ਲਈਆਂ _ਹਨ। _'ਮਾਰ ਲੌ, _ਮਾਰ _ ਲੋ” 
ਪੁਕਾਰਦੇ ਹੋਏ ਪੈ _ਗਏ ਹਨ, ਲੜ ਕੇ ਜ਼ਖ਼ਮ ਲਗਾਉਂਦੇ ਹਨ ਅਤੇ _ਬਹੁਤ _ਬਲ _ਵਾਲੇ 


੩ ੬੬ 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਯਾਮ _ਬਿਦਾਰ ਦਈ ਧੁਜਨੀ ਤਿਹ ਕੀ ਉਪਮਾ ਇਹ ਭਾਤਿ _ਬਿਚਾਰੀ। 
ਮਾਨਹੁ ਖੇਤ ਸਰੋਵਰ ਮੈ _ਧਸਿ ਕੈ _ਗਜਿ _ਬਾਰਜ_ਬ੍ਯੂਹ ਬਿਡਾਰੀ। ੧0੮੨। 


ਸੀ ਜਦੁਨਾਥ ਕੇ ਬਾਨਨ ਅਗੂ ਡਰੈ ਅਰਿ ਇਉ ਕਿਹੂੰ ਧੀਰ ਧਰਿਯੋ _ਨਾ। 

ਬੀਰ ਸਬੈ ਹਟ ਕੇ ਠਟਕੇ ਭਟਕੇ ਰਨ ਭੀਤਰ ਜੁਧ ਕਰਿਯੋ _ਨਾ। 

ਮੂਸਲ ਅਉ ਹਲ ਪਾਨਿ ਲਯੋ ਬਲਿ ਪੇਖਿ ਭਜੇ ਦਲ ਕੋਊ ਅਰਿਯੋ ਨਾ। 

ਜਿਉ ਮਿਗਿ ਕੇ ਗਨ ਛਾਡਿ ਚਲੈ ਬਨ ਡੀਠ ਪਰਿਯੋ ਮ੍ਰਿਗਰਾਜ ਕੋ _ਛਉਨਾ। ੧0੮੩। 


ਭਾਗਿ ਤਬੈ ਸਭ ਹੀ ਰਨ ਤੇ ਗਿਰਤੇ ਪਰਤੇ ਨ੍ਰਿਪ ਤੀਰ ਪੁਕਾਰੇ। 
ਤੇਰੇ ਹੀ ਜੀਵਤ ਹੇ ਪ੍ਰਭੂ ਜੂ _ਸਿਗਰੇ ਰਿਸ ਕੈ ਬਲ ਸ੍ਯਾਮ ਸੰਘਾਰੇ। 
ਮਾਰੇ ਅਨੇਕ ਨ ਏਕ _ਬਚਿਯੋ ਬਹੁ ਬੀਰ ਗਿਰੇ _ਰਨਕੂਮਿ ਮਝਾਰੇ। 
ਤਾ ਤੇ ਸੁਨੋ ਬਿਨਤੀ ਹਮਰੀ ਉਨ ਜੀਤ ਭਈ ਤੁਮਰੇ ਦਲ ਹਾਰੇ। ੧0੮੪। 


ਕੋਪ ਕਰਿਯੋ ਤਬ ਸੈਧਿ ਜਰਾ ਅਰਿ ਮਾਰਨ ਕਉ ਬਹੁ ਬੀਰ ਬੁਲਾਏ। 
ਆਇਸ ਪਾਵਤ ਹੀ ਨ੍ਰਿਪ ਕੈ ਮਿਲਿ ਕੈ ਹਰਿ ਕੇ ਬਧਬੇ ਕਹੁ ਧਾਏ। 
ਬਾਨ ਕਮਾਨ ਗਦਾ ਗਹਿ ਕੈ ਉਮਡੇ ਘਨ ਜਿਉ ਘਨ ਸ੍ਯਾਮ ਪੈ ਆਏ। 
ਆਇ ਪਰੇ ਹਰਿ ਊਪਰ ਸੋ ਮਿਲਿ ਕੈ ਬਗ ਮੇਲਿ ਤੁਰੰਗ ਉਠਾਏ। ੧0੮੫। 


ਰੋਸ ਭਰੇ ਮਿਲਿ ਆਨਿ ਪਰੇ ਹਰਿ ਕਉ ਲਲਕਾਰ ਕੇ ਜੁਧ ਮਚਾਯੋ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਯੌ ਤਿਨ ਸਾਰ ਸੋ ਸਾਰ ਬਜਾਯੋ। 
ਘਾਇਲ ਆਪ ਭਏ ਭਟ ਸੋ ਅਰੁ ਸਸਤੁਨ ਸੋ ਹਰਿ ਕੋ ਤਨੁ ਘਾਯੋ। 

ਦਲੁ ਮਾਰਿ ਗਿਰਾਯੋ। ੧0੮੬। 


ਦੰਹਰ” 
ਜੂਝ ਪਰੈ ਜੇ ਨ੍ਰਿਪ ਬਲੀ ਹਰਿ ਸਿਉਂ ਜੁਧੁ ਮਚਾਇ। 
ਤਿਨ ਬੀਰਨ ਕੇ ਨਾਮ ਸਬ ਸੋ ਕਬਿ ਕਹਤ ਸੁਨਾਇ। ੧0੮੭। 
ਮਾਵੀਲ” 
ਸੀ ਨਰ ਸਿੰਘ ਬਲੀ ਗਜ ਸਿੰਘ ਚਲਿਯੋ ਧਨ ਸਿੰਘ ਸਰਾਸਨ ਲੈ। 
ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ _ਚਲਿਯੋ ਦਿਜ ਕੋ ਧਨ ਦੈ। 
ਜਦੁਬੀਰ ਸੋ_ਜਾਇ ਕੈ ਜੁਧ ਕਰਿਯੋ ਬਹੁਬੀਰ ਚਮੂੰ ਸੁ ਘਨੀ ਹਨਿ ਕੈ। 
ਹਰਿ ਊਪਰਿ ਬਾਨ ਅਨੇਕ _ਹਨੇ ਇਹ ਭਾਤਿ ਕਹਿਯੋ ਹਮਰੀ ਰਨਿ ਜੈ। ੧0੮੮। 


ਕ੍ਰਿਸਨਾਵਤਾਰ ੩੬੭ 


ਟਲਦੇ ਨਹੀਂ _ਹਨ। ਕ੍ਰਿਸ਼ਨ ਨੇ ਉਨ੍ਹਾਂ ਦੀ ਸੈਨਾ ਬਰਬਾਦ ਕਰ ਦਿੱਤੀ ਹੈ, (ਜਿਸ ਦੀ ਕਵੀ 
ਨੇ) ਉਪਮਾ ਇਸ ਤਰ੍ਹਾਂ ਉਚਾਰੀ ਹੈ। ਮਾਨੋ _ਰਣ-ਭੂਮੀ ਰੂਪ ਸਰੋਵਰ ਵਿਚ ਵੜ ਕੇ, (ਕ੍ਰਿਸ਼ਨ 
ਰੂਪ) ਹਾਥੀ _ਨੇ _ਕਮਲ _ ਫੁਲਾਂ ਦੇ ਝੁੰਡ _ਨਸ਼ਟ _ਕਰ _ ਦਿੱਤੇ _ਹਨ।੧0੮੨। 


ਸ੍ਰੀ ਕ੍ਰਿਸ਼ਨ ਦੇ ਬਾਣਾਂ ਤੋਂ ਡਰਦੇ ਹਨ ਅਤੇ ਇਸ ਤਰ੍ਹਾਂ ਕੋਈ ਧੀਰਜ ਨਹੀਂ ਧਰਦਾ 
ਹੈ। (ਵੈਰੀ ਦਲ ਦੇ) ਸਾਰੇ _ਠਠੰਬਰ ਕੇ ਪਿਛੇ ਹਟ ਗਏ ਹਨ ਅਤੇ ਖਿੰਡ ਗਏ ਹਨ; _ਰਣ- 
ਭੂਮੀ ਵਿਚ (ਕਿਸੇ ਨੇ ਵੀ) ਯੁੱਧ ਨਹੀਂ _ਕੀਤਾ। _ਮੋਹਲੇ ਅਤੇ _ਹਲ ਨੂੰ _ਬਲਰਾਮ _ਦੁਆਰਾ 
ਹੱਥ ਵਿਚ ਲਏ ਵੇਖ ਕੇ, ਸਾਰਾ ਸੂਰਮੇ ਸੈਨਾ ਦਲ ਭਜ ਗਿਆ ਹੈ, ਕੋਈ ਵੀ (ਯੁੱਧ ਲਈ) 
ਨਹੀਂ ਡਟਿਆ ਹੈ। ਜਿਵੇਂ ਬਨ ਵਿਚ ਸ਼ੇਰ ਦੇ ਬੌਚੇ ਨੂੰ ਵੇਖ ਕੇ ਹਿਰਨਾਂ ਦੀ ਡਾਰ ਭਜ 


ਜਾਂਦੀ _ਹੈ।੧0੮੩। 

ਤਦ ਸਾਰੇ _ਰਣ-ਭੂਮੀ _ਵਿਚੋਂ _ਭਜ _ਕੇ ਡਿਗਦੇ _ਢਹਿੰਦੇ ਰਾਜਾ _(ਜਰਾਸੈਧ) _ਪਾਸ 
ਪੁਕਾਰ _ਕਰਦੇ _ਹਨ--ਹੇ ਸੁਆਮੀ _ਜੀ! ਤੁਹਾਡੇ ਜੀਉਂਦੇ ਜੀ, _ਬਲਰਾਮ _ਅਤੇ ਕ੍ਰਿਸ਼ਨ ਨੇ 
ਕੋੋਧਿਤ ਹੋ ਕੇ ਸਾਰੇ (ਸੈਨਿਕ) ਮਾਰ ਦਿੱਤੇ _ਹਨ। ਅਨੇਕਾਂ ਮਾਰੇ ਗਏ ਹਨ ਅਤੇ ਇਕ ਵੀ 
ਸੂਰਮੇ ਰਣ-ਭੂਮੀ ਵਿਚ _ਡਿਗੇ ਪਏ _ਹਨ। ਇਸ ਲਈ ਸਾਡੀ 
ਹਾਰ _ਗਈ _ਹੈ।੧0੮੪। 


ਗਈ ਸੈਨਾ 
ਜਰਾਸੈਧ ਨੇ ਕ੍ਰੋਧ ਕੀਤਾ _ਅਤੇ ਵੈਰੀ ਨੂੰ ਮਾਰਨ 
ਹੀ ਯੋਧੇ 


ਉਸ ਵੇਲੇ ਕੋ ਲਈ ਬਹੁਤ ਸਾਰੇ ਯੋਧੇ 
ਬੁਲਾ ਲਏ। ਰਾਜੇ ਦੀ ਆਗਿਆ ਪ੍ਰਾਪਤ ਕਰਦਿਆਂ (ਸਾਰੇ ਯੋਧੇ) ਸ੍ਰੀ ਕ੍ਰਿਸ਼ਨ ਨੂੰ ਮਾਰਨ 
ਲਈ ਭਜ _ਪਏ। ਬਾਣ, ਕਮਾਨ, ਗਦਾ (ਆਦਿਕ _ਸ਼ਸਤ੍) ਕੇ ਬਦਲ ਵਾਂਗ _ਉਮਡ 


ਪਕੜ 
ਕੇ ਸ੍ਰੀ ਕ੍ਰਿਸ਼ਨ ਉਤੇ ਚੜ੍ਹ _ਆਏ। _ਉਹ ਮਿਲ ਕੇ ਸ੍ਹੀ ਕ੍ਰਿਸ਼ਨ ਉਪਰ ਆ ਪਏ (ਜਿਵੇਂ) 
ਬਗਲੇ _ਮਿਲ _ਕੇ ਲਹਿਰਾਂ (ਦੀ ਸ਼ਕਲ ਵਿਚ) ਉਠ ਕੇ (ਆ ਰਹੇ ਹਨ)।੧0੮੫। 
ਕੋਧ ਨਾਲ ਭਰੇ ਹੋਏ ਮਿਲ ਕੇ ਆ ਪਏ ਹਨ ਅਤੇ ਸ੍ਰੀ ਕ੍ਰਿਸ਼ਨ ਨੂੰ ਵੰਗਾਰਦੇ ਹੋਇਆਂ 
ਯੁੱਧ _ਮਚਾ ਦਿੱਤਾ ਹੈ। ਬਾਣ, _ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਪਕੜ ਕੇ ਇਸ 
ਤਰ੍ਹਾਂ ਉਨ੍ਹਾਂ ਨੇ ਲੋਹੇ _ਨਾਲ ਲੋਹਾ ਵਜਾਇਆ _ਹੈ। _ਉਹ ਸੂਰਮੇ ਆਪ _ਘਾਇਲ ਹੋ ਗਏ 
ਹਨ ਅਤੇ ਸ਼ਸਤ੍ਰਾਂ ਨਾਲ ਕ੍ਰਿਸ਼ਨ ਦੇ ਸ਼ਰੀਰ 


ਤਾ 
੩ 
ਮਹ 
੍ 
ਹੈਂ 


ਰਾਜੇ ਕੁ ਯ 
ਸਾਰਿਆਂ ਦੇ ਨਾਂ ਵੀ ਕਹਿ ਕੇ ਸੁਣਾਉਂਦਾ ਹੈ। _੧0੮੭। 


"ਸ੍ਰ 
ਗਰ 
ਸੂ 
ਯੂ 5 
ਤੀ 
ਫ਼ 
3 
ਫ਼ 
ਹ 
। 
%) 3 
3 


੩੬੮ 


ਸੀ _ਦਸਮ-ਗ੍ਰੰਥ _ਸਾਹਿਬ 


ਹੋਇ ਇਕਤ੍ਰ ਇਤੇ ਨ੍ਰਿਪ ਯੌ ਹਰਿ ਊਪਰ ਬਾਨ _ਚਲਾਵਨ ਲਾਗੇ। 

ਕੋਪ ਕੈ ਜੁਧ ਕਰਿਯੋ ਤਿਨ ਹੂੰ ਬ੍ਰਿਜਨਾਇਕ ਤੇ ਪਗ ਦੁਇ ਕਰਿ ਆਗੇ। 
ਜੀਵ ਕੀ ਆਸ ਕਉ ਤ੍ਯਾਗਿ ਤਬੈ ਸਬ ਹੀ ਰਸ ਰੁਦੂ ਬਿਖੈ ਅਨੁਰਾਗੇ। 
ਚੀਰ ਧਰੇ ਸਿਤ ਆਏ ਹੁਤੇ ਛਿਨ ਬੀਚ ਭਏ ਸਭ ਆਰੁਨ ਬਾਗੇ। ੧0੮੯। 


ਜੁਧ ਕਰਿਯੋ ਤਿਨ ਬੀਰਨ ਸ੍ਯਾਮ ਸੋ _ਪਾਰਥ ਜ੍ਯੋ ਰਿਸ ਕੈ ਕਰਨੈ ਸੇ। 
ਕੋਪ ਭਰਿਯੋ ਬਹੁ ਸੈਨ ਹਨੀ ਬਲਿਭਦੂ ਅਰਿਯੋ ਰਨ ਭੂ ਮਧਿ ਐਸੇ। 

ਬੀਰ ਫਿਰੈ ਕਰਿ ਸਾਂਗਨਿ ਲੈ ਤਿਹ ਘੇਰਿ ਲਯੋ ਬਲਦੇਵਹਿ ਕੈਸੇ। 

ਜੋਰਿ ਸੋ ਸਾਕਰਿ ਤੋਰਿ ਘਿਰਿਯੋ ਮਦਮਤ _ਕਰੀ _ਗਢਦਾਰਨ _ਜੈਸੇ। _੧0੯0। 


ਰਨਭੂਮਿ ਮੈ ਜੁਧ ਭਯੋ ਅਤਿ ਹੀ ਤਤਕਾਲ ਮਰੇ ਰਿਪੁ ਆਏ ਹੈ ਜੋਊ। 
ਜੁਧ ਕਰਿਯੋ ਘਨਿ ਸ੍ਯਾਮ ਘਨੋ ਉਤ ਕੋਪ ਭਰੇ ਮਨ ਮੈ ਭਟ ਓਊ। 
ਸੂਰੀ ਨਰਸਿੰਘ ਜੂ ਬਾਨ ਹਨ੍ਯੋ ਹਰਿ ਕੋ_ਜਿਹ ਕੀ ਸਮ ਅਉਰ ਨ ਕੋਊ। 
ਯੌ ਉਪਮਾ ਉਪਜੀ _ਜੀਯ ਮੈ _ਜਿਵ ਸੋਵਤ ਸਿੰਘ ਜਗਾਵਤ _ਕੋਊ। _੧0੯੧। 


ਸ੍ਯਾਮ ਕੇ ਬਾਨ ਲਗਿਯੋ_ਉਰ ਮੈ ਗਡ ਕੈ ਸੋਊ ਪੰਖਨ ਲਉ ਸੁ ਗਯੋ ਹੈ। 
ਸੁਉਨ ਕੇ ਸੈਗਿ ਭਰਿਯੋ ਸਰ ਅੰਗ ਬਿਲੋਕਿ ਤਬੈ ਹਰਿ ਕੋਪ ਭਯੋ _ਹੈ। 

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਕਹਿ ਕੈ ਇਹ ਭਾਤ ਦਯੋ ਹੈ। 
ਮਾਨਹੁ _ਤਛਕ _ਕੋ__ਲਰਿਕਾ _ਖਗਰਾਜ _ਲਖਿਯੋ ਗਹਿ ਨੀਲ _ਲਯੋ_ਹੈ। ੧0੯੨। 


ਸੀ ਬ੍ਰਿਜਨਾਥ ਸਰਾਸਨ ਲੈ ਰਿਸ ਕੈ ਸਰੁ ਰਾਜਨ ਬੀਚ _ਕਸਾ। 

ਗਜ ਸਿੰਘ ਕੋ ਬਾਨ ਅਚਾਨ ਹਨ੍ਯੋ ਗਿਰ ਭੂਮਿ ਪਰਿਯੋ ਜਨ _ਸਾਪ ਡਸਾ। 

ਹਰਿ ਸਿੰਘ ਜੁ _ਠਾਢੋ_ਹੁਤੋ ਤਿਹ ਪੈ ਸੋਊ ਭਾਜ ਗਯੋ _ਤਿਹ ਪੇਖਿ ਦਸਾ। 

ਮਨੋ ਸਿੰਘ ਕੋ ਰੂਪ ਨਿਹਾਰਤ ਹੀ ਨ ਟਿਕਿਯੋ ਜੁ _ਚਲਿਯੋ _ਸਟਕਾਇ ਸਸਾ। _੧0੯੩। 


ਹਰਿ ਸਿੰਘ ਜਬੈ ਤਜਿ ਖੇਤ ਚਲਿਯੋ ਰਨ ਸਿੰਘ ਉਠਿਯੋ ਪੁਨਿ ਕੋਪ ਭਰਿਯੋ। 
ਧਨੁ ਬਾਨ ਸੰਭਾਰ ਕੈ ਪਾਨਿ ਲਯੋ _ਬਹੁਰੋ ਬਲਿ ਕੋ _ਰਨਿ ਜੁਧੁ ਕਰਿਯੋ। 

ਉਨ ਹੂੰ ਪੁਨਿ ਬੀਚ ਅਯੋਧਨ ਕੇ ਹਰਿ ਕੋ ਲਲਕਾਰ ਕੈ ਇਉ ਉਚਰਿਯੋ। 

ਅਬ ਜਾਤ ਕਹਾ ਥਿਰੁ ਹੋਹੁ ਘਰੀ ਹਮਰੇ ਅਸਿ ਕਾਲ ਕੇ ਹਾਥ _ਪਰਿਯੋ। ੧0੯੪। 


ਕ੍ਰਿਸਨਾਵਤਾਰ ੩੬੯ 


ਯੁੱਧ-ਭੂਮੀ ਵਿਚ ਅਤਿ ਯੁੱਧ ਹੋ ਰਿਹਾ ਹੈ, (ਉਥੇ) ਜਿਹੜੇ ਵੀ ਸੂਰਮੇ ਆਏ ਹਨ, 
ਉਸੇ ਵੇਲੇ ਮਾਰੇ ਗਏ _ਹਨ। ਸ੍ਰੀ ਕ੍ਰਿਸ਼ਨ ਨੇ ਵੀ ਬਹੁਤ ਯੁੱਧ ਕੀਤਾ ਹੈ, ਉਧਰ _ਉਹ ਸੂਰਮੇ 
ਵੀ ਮਨ ਵਿਚ ਕ੍ਰੋਧ ਨਾਲ ਭਰੇ ਹੋਏ _ਹਨ। ਸੀ ਨਰ ਸਿੰਘ ਨੇ ਇਕ ਬਾਣ ਸ੍ਰੀ ਕ੍ਰਿਸ਼ਨ 
ਨੂੰ ਮਾਰਿਆ, ਜਿਸ ਦੇ ਬਰਾਬਰ _ਦਾ ਕੋਈ (ਸੂਰਮਾ) ਨਹੀਂ ਹੈ। (ਉਸ ਦ੍ਰਿਸ਼ ਨੂੰ ਵੇਖ ਕੇ 
ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਜਿਸ ਤਰ੍ਹਾਂ ਕਿਸੇ ਨੇ ਸੁਤੇ 
ਹੋਏ ਸ਼ੇਰ _ ਨੂੰ ਜਗਾ _ਦਿੱਤਾ _ਹੈ।੧0੯੧। 

ਸੀ ਕ੍ਰਿਸ਼ਨ ਦੀ ਛਾਤੀ ਵਿਚ (ਜੋ) ਬਾਣ ਵਜਿਆ ਹੈ, ਉਹ ਖੰਭਾਂ 


ਕਰੋਧ ਨਾਲ ਭਰ _ਗਏ _ਹਨ। ਉਸ ਦੇ ਛਬੀ ਦਾ ਉੱਚਾ ਸ੍ੇਸ਼ਠ ਯਸ਼ ਕਵੀ 
ਕਿਹਾ ਹੈ, ਮਾਨੋ ਤੱਛਕ (ਨਾਗ) ਦੇ ਬੌਚੇ ਨੂੰ ਵੇਖ ਕੇ _ਗਰੁੜ ਨੇ ਪਕੜ ਕੇ ਨਿਗਲ ਲਿਆ 
ਹੌਵੇ।੧0੯੨। 


ਤਕ ਧਸ ਗਿਆ 
ਹੈ। (ਉਸ) ਬਾਣ ਦਾ ਆਕਾਰ ਲਹੂ ਨਾਲ ਭਰਿਆ ਗਿਆ ਹੈ, (ਉਸ ਨੂੰ) ਵੇਖ ਕੇ ਕ੍ਰਿਸ਼ਨ 
ਨੇ ਇਸ 


ਸੀ ਕ੍ਰਿਸ਼ਨ ਨੇ ਧਨੁਸ਼ ਲੈ ਕੇ, ਕ੍ਰੋਧਵਾਨ ਹੋਕੇ ਬਾਣ ਨੂੰ ਚਿੱਲੇ ਵਿਚ _ਚੜ੍ਹਾਇਆ। 
ਸੌਪ ਲੜ ਗਿਆ ਹੋਵੇ। ਹਰਿ ਸਿੰਘ ਜੋ ਉਥੇ _ਖੜੋਤਾ ਸੀ, ਉਸ ਉਤੇ _(ਨਿਸ਼ਾਣਾ ਸਾਧਿਆ), 


ਕੇ ਚਲਾ 

ਅਤੇ _ਬਾਣ ਨੂੰ ਹੱਥ _ਵਿਚ ਸੰਭਾਲ ਲਿਆ 
ਅਤੇ ਫਿਰ _ਬਲ ਪੂਰਵਕ _ਰਣ-ਭੂਮੀ _ਵਿਚ _ਯੁੱਧ _ਕੀਤਾ। _ਉਸ _ਨੇ ਫਿਰ _ਰਣ-ਭੂਮੀ ਵਿਚ 
ਸ੍ਰੀ ਕ੍ਰਿਸ਼ਨ ਨੂੰ ਲਲਕਾਰ ਕੇ ਇਸ ਪੁਕਾਰ ਕਿਹਾ-- (ਹੇ ਕ੍ਰਿਸ਼ਨ!) ਹੁਣ ਜਾਂਦਾ ਕਿਥੇ ਹੈਂ, 


ਘੜੀ ਕੁ ਖੜਿਆ ਰਹਿ, ਖੜਗ _ਰੂਪ _ਕਾਲ ਦੇ ਹੱਥ _ਵਿਚ ਪੈ ਗਿਆ ਹੈਂ।੧0੯੪। 


੩੭0 


ਸੀ _ਦਸਮ-ਗ੍ਰੰਥ _ਸਾਹਿਬ 


ਇਹ ਭਾਤਿ ਕਹਿਯੋ ਰਨ ਸਿੰਘ ਜਬੈ ਹਰਿ ਸਿੰਘ ਤਬੈ ਸੁਨਿ ਕੈ ਮੁਸਕਾਨ੍ਯੋ। 
ਆਇ ਅਰਿਯੋ ਹਰਿ ਸਿਉ ਧਨੁ ਲੈ ਰਨ ਕੀ ਛਿਤ ਤੇ ਨਹੀ ਪੈਗ ਪਰਾਨ੍ਯੋ। 
ਕੀ ਜੀ ਜੀ ਦਿਸੀ ਹੀ ਨਰ 

ਸੇ ਸੂ 


ਯੌ ਸੁਨ ਕੈ ਬਤੀਆ ਤਿਹ ਕੀ ਹਰਿ ਜੂ ਧਨੁ ਲੈ ਕਰ ਮੈ ਮੁਸਕ੍ਯੋ ਹੈ। 

ਦੀਰਘੁ ਗਾਤ _ਲਖਿਯੋ ਤਬ ਹੀ ਸਰ ਛਾਡਿ ਦਯੋ ਅਰ ਸੀਸ ਤਕ੍ਯੋ ਹੈ। 

ਬਾਨ ਲਗਿਯੋ ਹਰਿ ਸਿੰਘ ਤਬੈ ਸਿਰ ਟੂਟਿ ਪਰਿਯੋ ਧਰ ਠਾਢੋ ਰਹਿਯੋ ਹੈ। 
ਮੇਰੁ ਕੇ ਸ੍ਰੰਗਹੁ ਤੇ ਉਤਰਿਯੋ ਸੁ ਮਨੋ ਰਵਿ ਅਸਤ ਕੋ ਪ੍ਰਾਤਿ ਭਯੋ _ਹੈ। ੧0੯੬। 


ਮਾਰ ਲਯੋ _ਹਰਿ ਸਿੰਘ ਜਬੈ ਰਨ ਸਿੰਘ ਤਬੈ ਹਰਿ ਊਪਰਿ ਧਾਯੋ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਕਰ ਮੈ ਅਤਿ ਜੁਧ ਮਚਾਯੋ। 
ਕੋਚ ਸਜੇ ਨਿਜ ਅੰਗ ਮਹਾ ਲਖਿ ਕੈ ਕਬਿ ਨੇ ਇਹ ਬਾਤ ਸੁਨਾਯੋ। 
ਮਾਨਹੁ ਮਤ ਕਰੀ ਬਨ ਮੈ ਰਿਸ ਕੈ ਮ੍ਰਿਗਰਾਜ ਕੇ ਊਪਰ ਆਯੋ। _੧0੯੭। 


ਆਇ ਕੇ ਸ੍ਯਾਮ ਸੋ ਜੁਧੁ ਕਰਿਯੋ ਰਨ ਕੀ ਛਿਤਿ ਤੇ ਪਗੁ ਏਕ ਨ ਭਾਗਿਯੋ। 
ਫੇਰਿ ਗਦਾ ਗਹਿ ਕੈ ਕਰ ਮੈ ਬ੍ਰਿਜਭੂਖਨ ਕੋ ਤਨੁ _ਤਾੜਨ ਲਾਗਿਯੋ। 

ਸੋ ਮਧਸੂਦਨ ਜੂ ਲਖਿਯੋ ਰਸ ਰੁਦ੍ਰ ਬਿਖੈ ਅਤਿ ਇਹ ਪਾਗਿਯੋ। 

ਸੀ ਹਰਿ ਚਕੂ ਲਯੋ ਕਰ ਮੈ ਭੂਅ ਬਕੂ ਕਰੀ ਰਿਸ ਸੋ ਅਨੁਰਾਗਿਯੋ। ੧0੯੮। 


ਇੰ. ਬਹ ਰਿ ਮਿ ਤੀ ਪਿਤ ਤਤਪਰ ਰੀ ਦਿ 

ਜਾਇ ਲਗੀ ਹਰਿ ਕੋ ਅਨਚੇਤ ਦਈ ਭੁਜ ਫੋਰ ਕੈ ਪਾਰਿ ਦਿਖਾਈ। 

ਲਾਗ ਰਹੀ ਪਭ ਕੇ ਤਨ ਸਿਉ ਉਪਮਾ ਤਿਹ ਕੀ ਕਬਿ ਭਾਖਿ ਸੁਨਾਈ। 
ਮਾਨਹੁ ਗ੍ਰੀਖਮ ਕੀ ਰੁਤਿ ਭੀਤਰ _ਨਾਗਨਿ _ਚੰਦਨ ਸਿਉ ਲਪਟਾਈ। _੧0੯੯। 


ਸ੍ਯਾਮ ਉਖਾਰ ਕੈ ਸੋ ਬਰਛੀ ਭੂਜ ਤੇ ਅਰਿ ਮਾਰਨ ਹੇਤ ਚਲਾਈ। 
ਬਾਨਨ ਕੇ ਘਨ ਬੀਚ ਚਲੀ ਚਪਲਾ ਕਿਧੌ ਹੰਸ ਕੀ _ਅੰਸ ਤਚਾਈ। 
ਜਾਇ ਲਗੀ ਤਿਹ ਕੇ ਤਨ ਮੈ ਉਰਿ ਫੋਰਿ ਦਈ ਉਹਿ ਓਰ ਦਿਖਾਈ। 
ਕਾਲਿਕਾ ਮਾਨਹੁ _ਸੁਉਨ ਭਰੀ _ਹਨਿ ਸੁੰਭ _ਨਿਸੁੰਭ ਕੋ ਮਾਰਨ _ਧਾਈ। _੧੧00। 


ਰਨ ਸਿੰਘ ਜਬੈ ਰਣਿ ਸਾਂਗ ਹਨ੍ਯੋ ਧਨ ਸਿੰਘ ਤਬੈ ਕਰਿ ਕੋਪੁ ਸਿਧਾਰਿਯੋ। 
ਧਾਇ ਪਰਿਯੋ ਕਰਿ ਲੈ ਬਰਛਾ ਲਲਕਾਰ ਕੈ ਸੂਰੀ ਹਰਿ ਊਪਰਿ ਝਾਰਿਯੋ। 

ਸੋ _ਲਖਿਯੋ ਘਨ ਸ੍ਯਾਮ ਨਿਕਾਰ ਕੈ ਖਗ ਸੁ ਦੁਇ ਕਰਿ ਡਾਰਿਯੋ। 
ਭੂਮਿ ਦੁਟੂਕ ਹੋਇ ਟੂਟ ਪਰਿਯੋ ਸੁ ਮਨੋ ਖਗਰਾਜ ਬਡੋ _ਅਹਿ ਮਾਰਿਯੋ। ੧੧0੧ 


ਕ੍ਰਿਸਨਾਵਤਾਰ ੩੭੧ 


ਇਸ ਤਰ੍ਹਾਂ ਜਦੋਂ ਰਨ ਸਿੰਘ ਨੇ ਕਿਹਾ ਤਾਂ ਹਰਿ ਸਿੰਘ ਹਸ ਪਿਆ। ਧਨੁਸ਼ ਲੈ 


ਕੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤਾ ਅਤੇ ਰਣ-ਭੂਮੀ ਤੋਂ ਇਕ _ਕਦਮ _ਵੀ ਪਿਛੇ 
ਨ ਹਟਿਆ। ਕ੍ਰੋਧਿਤ ਹੋਕੇ ਸ੍ਰੀ ਕ੍ਰਿਸ਼ਨ ਨੂੰ ਗੱਲ ਕਹੀ (ਕਿ) ਇਨ੍ਹਾਂ ਲੱਛਣਾਂ ਤੋਂ (ਮੈਂ ਤੈਨੂੰ) 
ਪਛਾਣ ਲਿਆ ਹੈ। ਜੋ ਆ ਕੇ ਤੂੰ ਮੇਰੇ ਨਾਲ ਯੁੱਧ ਕੀਤਾ ਹੈ, ਸੋ (ਤੂੰ) ਚੋਗੀ ਤਰ੍ਹਾਂ _ਕਾਲ 


ਦੇ ਹੱਥ ਵਿਚ _ਵਿਕ _ਗਿਆ ਹੈਂ।੧0੯੫। 


ਮਚਾਇਆ। _(ਉਸ ਦੇ) ਆਪਣੇ ਸ਼ਰੀਰ ਉਪਰ _ਸਜੇ ਹੋਏ ਕਵਚ ਨੂੰ ਵੇਖ ਕੇ 


ਇਸ ਤਰ੍ਹਾਂ (ਕਹਿ ਕੇ) ਸੁਣਾਇਆ। (ਇੰਜ ਪ੍ਰਤੀਤ ਹੁੰਦਾ ਹੈ), ਮਾਨੋ ਮਸਤ ਹਾਥੀ 


ੋਰ] 


ਨੇ 
ਵਿਚ ਕ੍ਰੋਧ ਕਰ ਕੇ ਸ਼ੇਰ ਦੇ ਉਪਰ (ਹਮਲਾ _ਕਰ _ਕੇ) ਆਇਆ ਹੋਵੇ।੧0੯੭। 


ਕਰ 


ਤਰ੍ਹਾਂ ਨਾਲ) ਕਹਿ _ਕੇ ਸੁਣਾਈ, ਮਾਨੋ ਗਰਮੀ _ਦੀ ਰੁਤ _ਵਿਚ _ਨਾਗਨ _ਚੰਦਨ _(ਦੇ _ਬ੍ਰਿਛ) 


ਸੀ ਕ੍ਰਿਸ਼ਨ ਨੇ ਉਹ _ਬਰਛੀ ਬਾਂਹ ਵਿਚੋਂ ਖਿਚ ਕੇ ਵੈਰੀ ਨੂੰ ਮਾਰਨ ਲਈ _ਚਲਾ 
ਦਿੱਤੀ। ਜਿਵੇਂ _ਬਾਣਾਂ ਦੇ _ਬਦਲ _ਵਿਚੋਂ ਬਿਜਲੀ ਲੰਘੀ ਹੈ, ਜਾਂ ਸੂਰਜ _ਦੀ ਕਿਰਨ _ਖਿਚੀ 
ਗਈ ਹੈ। _ਉਸ (ਵੈਰੀ) ਦੇ ਤਨ ਵਿਚ ਜਾ ਲਗੀ ਅਤੇ ਛਾਤੀ ਨੂੰ ਫੋੜ ਕੇ ਦੂਜੇ ਪਾਸੇ 
ਦਿਸਣ _ਲਗੀ। _ਮਾਨੋ ਲਹੂ _ਨਾਲ _ਲਿਬੜੀ _ਕਾਲਕਾ ਸ਼ੁੰਭ ਨੂੰ ਮਾਰ ਕੇ ਨਿਸ਼ੁੰਭ ਨੂੰ ਮਾਰਨ 

ਲਈ ਧਾਈ _ਹੋਵੇ।੧੧00। 
ਜਦ _ਰਨ ਸਿੰਘ ਰਣ-ਭੂਮੀ _ਵਿਚ _ਬਰਛੀ _ਨਾਲ ਮਾਰਿਆ ਗਿਆ, ਤਦ ਧਨ ਸਿੰਘ 
ਮਾਰ 


ਰਥ ਕੇ. ਉਦੇ ਦੋ. ਟੋਟੇ ਕੱਚ ਕੋ ਸਟ ਉਤ (ਉਹ _ਬਰਛਾ) ਦੋ ਟੁਕੜੇ ਹੋ ਕੇ ਧਰਤੀ 
ਉਤੇ _ਡਿਗ _ਪਿਆ, ਮਾਨੋ _ਗਰੁੜ _ਨੇ ਵੱਡੇ _ਸੌਂਪ ਨੂੰ ਮਾਰਿਆ _ਹੋਵੇ।੧੧0੧। 


੩੭੨ 


ਸੀ _ਦਸਮ-ਗ੍ਰੰਥ _ਸਾਹਿਬ 


ਘਾਉ ਬਚਾਇ ਕੈ ਸ੍ਰੀ ਜਦੁਬੀਰ ਸਰਾਸਨੁ ਲੈ ਅਰਿ ਊਪਰਿ ਧਾਯੋ। 
ਚਾਰ ਮਹੂਰਤ ਜੁਧ ਭਯੋ ਹਰਿ ਘਾਇ ਨ ਹੁਇ ਉਹਿ ਕੋ ਨਹੀ ਘਾਯੋ। 
ਰੋਸ ਕੈ ਬਾਨ ਹਨ੍ਯੋ ਹਰਿ ਕਉ ਹਰਿ ਹੂੰ ਤਿਹ ਖੈਚ ਕੈ ਬਾਨ ਲਗਾਯੋ। 
ਦੇਖ ਰਹਿਯੋ ਮੁਖ ਸ੍ਰੀ ਹਰਿ ਕੋ_ਹਰਿ ਹੂੰ ਮੁਖ ਦੇਖ ਰਹਿਯੋ _ਮੁਸਕਾਯੋ। ੧੧0੨। 


ਸੀ ਜਦੁਬੀਰ ਕੋ ਬੀਰ ਬਲੀ ਅਸਿ ਲੈ ਕਰ ਮੈ ਧਨਸਿੰਘ ਪੈ ਧਾਯੋ। 
ਆਵਤ ਹੀ ਲਲਕਾਰ _ਪਰਿਯੋ __ਗਜਿ _ਮਾਨਹੁ _ਕੇਹਰਿ ਕਉ ਡਰਪਾਯੋ। 
ਤਉ ਧਨ ਸਿੰਘ ਸਰਾਸਨੁ ਲੈ ਸਰ ਸੋ_ਤਿਹ ਕੋ ਸਿਰ ਭੂਮਿ ਗਿਰਾਯੋ। 
ਜਿਉ ਅਹਿ ਰਾਜ ਕੇ ਆਨਨ ਭੀਤਰ ਆਨਿ ਪਰਿਯੋ ਮ੍ਰਿਗ ਜਾਨ ਨ ਪਾਯੋ। _੧੧0੩। 


ਦੂਸਰ ਸ੍ਰੀ ਜਦੁਬੀਰ ਕੇ ਬੀਰ ਸਰਾਸਨੁ ਲੈ ਸਰ ਕੋਪ ਭਯੋ ਹੈ। 

ਧੀਰ ਬਲੀ ਧਨ ਸਿੰਘ ਕੀ ਓਰ _ਚਲਾਵਤ ਬਾਨ ਨਿਸੰਕ ਗਯੋ_ਹੈ। 

ਸੀ ਧਨ ਸਿੰਘ ਲੀਓ ਅਸਿ ਹਾਥਿ ਕਟਿਓ ਅਰਿ ਮਾਥਨ ਡਾਰ ਦਯੋ _ਹੈ। 
ਕਾਛੀ ਨਿਹਾਰਿ ਸਰੋਵਰ ਤੇ ਪ੍ਰਫੁਲਿਓ ਮਾਨਹੁ _ਬਾਰਿਜ ਤੋਰ ਲਯੋ _ਹੈ। _੧੧0੪। 


ਮਾਰਿ ਦੁ ਬੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕਉ ਤਕਿ ਧਾਯੋ। 

ਆਵਤ ਹੀ ਗਜਿ ਬਾਜ ਹਨੇ ਰਥ ਪੈਦਲ ਕਾਟਿ ਘਨੋ ਰਨ ਪਾਯੋ। 

ਖਗ _ਅਲਾਤ ਕੀ _ਭਾਤਿ ਫਿਰਿਓ ਖਰ ਸਾਨ ਨ੍ਰਿਪਾਲ ਕੋ _ਛਤ੍ਹ _ਲਜਾਯੋ। 
ਅਉਰ ਭਲੀ ਉਪਮਾ ਤਿਹ ਕੀ ਲਖਿ ਭੀਖਮ ਕਉ ਹਰਿ ਚਕ੍ਰ ਭ੍ਰਮਾਯੋ। _੧੧0੫। 


ਬਹੁਰੋ ਧਨ ਸਿੰਘ ਸਰਾਸਨੁ ਲੈ ਰਿਸ ਕੈ ਅਰਿ ਕੇ ਦਲ ਮਾਝਿ ਪਰਿਯੋ। 
ਰਥਿ ਕਾਟਿ ਘਨੇ ਗਜ ਬਾਜ ਹਨੇ ਨਹੀ ਜਾਤ ਗਨੇ ਇਹ ਭਾਤਿ ਲਰਿਯੋ। 
ਜਮਲੋਕੁ ਸੁ ਬੀਰ ਕਿਤੇ ਪਠਏ ਹਰਿ ਓਰ ਚਲਿਯੋ ਅਤਿ ਕੋਪ ਭਰਿਯੋ। 
ਮੁਖ ਮਾਰ ਹੀ ਮਾਰ ਪੁਕਾਰਿ ਪਰਿਯੋ ਦਲੁ _ਜਾਦਵ ਕੋ _ਸਿਗਰੋ __ਬਿਡਰਿਯੋ। _੧੧0੬। 


ਦੰਹਰਾ 
ਧਨ ਸਿੰਘ ਸੈਨਾ _ਜਾਦਵੀ ਦੀਨੀ _ਘਨੀ _ਖਪਾਇ। 
ਤਬ ਬ੍ਰਿਜ ਭੂਖਨ ਕੋਪਿ ਭਰਿ _ਬੋਲਿਯੋ ਨੈਨ _ਤਚਾਇ। _੧੧0੭। 
ਕਾਨ ਲਾਲ _ਜੈਨਾ ਪਤਾ 
ਹਾਵੀਯਾਂ 
ਦੇਖਤ ਹੋ ਭਟ ਠਾਢੇ ਕਹਾ ਹਮ ਜਾਨਤ ਹੈ ਤੁਮ ਪਉਰਖ ਹਾਰਿਯੋ। 
ਸੀ ਧਨ ਸਿੰਘ ਕੇ ਬਾਨ ਛੁਟੇ ਸਭ ਹੂੰ ਰਨ ਮੰਡਲ ਤੇ ਪਗ ਟਾਰਿਯੋ। 


ਕ੍ਰਿਸਨਾਵਤਾਰ ੩੭੩ 


ਵਾਰ ਨੂੰ ਬਚਾ ਕੇ, ਸ੍ਰੀ ਕ੍ਰਿਸ਼ਨ ਧਨੁਸ਼ ਲੈ ਕੇ ਵੈਰੀ ਉਪਰ ਆ ਪਏ। ਚਾਰ ਮਹੂਰਤ 
ਤਕ ਯੁੱਧ ਹੁੰਦਾ ਰਿਹਾ, (ਪਰ) ਨ ਕ੍ਰਿਸ਼ਨ ਘਾਇਲ ਹੋਏ ਅਤੇ ਨ ਹੀ ਉਸ ਨੂੰ ਘਾਓ ਲਗਾ। 
(ਉਸ ਨੇ) ਕ੍ਰੋਧਿਤ ਹੋ ਕੇ ਕ੍ਰਿਸ਼ਨ ਨੂੰ ਤੀਰ ਮਾਰਿਆ, (ਇਧਰੋਂ) ਕ੍ਰਿਸ਼ਨ ਨੇ ਵੀ ਖਿਚ ਕੇ 
ਉਸ ਨੂੰ ਬਾਣ ਮਾਰਿਆ। (ਉਹ) ਸ੍ਹੀ ਕ੍ਰਿਸ਼ਨ ਦਾ ਮੁਖ ਵੇਖ ਰਿਹਾ ਹੈ ਅਤੇ (ਇਧਰ) ਕ੍ਰਿਸ਼ਨ 
ਵੀ (ਉਸ ਦਾ) ਮੁਖ ਵੇਖ ਕੇ ਹਸ ਰਹੇ ਹਨ।੧੧0੨। 

ਸ੍ਰੀ ਕ੍ਰਿਸ਼ਨ (ਦੀ ਸੈਨਾ ਦਾ ਕੋਈ) ਬਹਾਦਰ ਸੂਰਮਾ _ਹੱਥ _ਵਿਚ ਤਲਵਾਰ ਲੈ ਕੇ 
ਸਿੰਘ ਉਪਰ ਆ ਪਿਆ। ਆਉਂਦਿਆਂ ਹੀ ਲਲਕਾਰ ਕੇ ਪੈ ਗਿਆ, ਮਾਨੋ ਹਾਥੀ ਸ਼ੇਰ 
ਡਰਾਉਂਦੇ ਹੋਵੇ। ਤਦ ਹੀ ਧਨ ਸਿੰਘ ਨੇ ਧਨੁਸ਼ ਲੈ ਕੇ ਬਾਣ ਨਾਲ ਉਸ ਦਾ ਸਿਰ 
ਧਰਤੀ _ਉਤੇ _ਡਿਗਾ _ਦਿੱਤਾ, ਜਿਵੇਂ _ਅਜਗਰ _ਦੇ ਮੂੰਹ ਵਿਚ ਆ ਪੈਣ ਤੋਂ ਬਾਦ ਹਿਰਨ 
ਜਾ ਨਹੀ ਸਕਦਾ।੧੧0੩। 


ਸ੍ਰੀ ਕ੍ਰਿਸ਼ਨ ਦਾ ਦੂਜਾ ਸੂਰਮਾ _ਧਨੁਸ਼ ਬਾਣ ਲੈ ਕੇ ਕ੍ਰੋਧਿਤ ਹੋ ਗਿਆ ਹੈ। ਧੀਰਜ 


ਪੈਦਲ (ਸੈਨਾ) ਨੂੰ ਮਾਰ ਦਿੱਤਾ ਅਤੇ _ਘੋਰ ਯੁੱਧ _ਮਚਾ _ਦਿੱਤਾ। ਤਲਵਾਰ _ਚੁਆਤੀ ('ਅਲਾਤ”) 
ਤੇਜ਼ੀ ਨੂੰ (ਵੇਖ ਕੇ) ਸਾਣ ਅਤੇ ਰਾਜੇ (ਦੇ ਸਿਰ ਉਪਰ 
ਹਨ। ਉਸ ਦੀ ਇਕ ਹੋਰ ਉਪਮਾ (ਸੁਝ ਗਈ) ਮਾਨੋ 

ਕੇ ਕ੍ਰਿਸ਼ਨ ਨੇ (ਸੁਦਰਸ਼ਨ) _ਚੌਕਰ _ਘੁੰਮਾਇਆ _ਹੋਵੇ।੧੧0੫। 
ਫਿਰ ਧਨ ਸਿੰਘ ਧਨੁਸ਼ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਵੈਰੀ ਦੀ ਸੈਨਾ ਵਿਚ ਜਾ 
ਪਿਆ। ਬਹੁਤ ਸਾਰੇ ਰਥ _ਕਟ ਦਿੱਤੇ, ਹਾਥੀ ਅਤੇ ਘੋੜੇ ਮਾਰ ਦਿੱਤੇ, (ਜਿਨ੍ਹਾਂ ਦੀ) ਗਿਣਤੀ 
ਨਹੀਂ ਕੀਤੀ ਜਾ ਸਕਦੀ, ਇਸ ਤਰ੍ਹਾਂ ਲੜਿਆ। _ਯਮ ਲੋਕ ਨੂੰ ਕਿਤਨੇ ਹੀ ਯੋਧੇ ਭੇਜ ਦਿੱਤੇ 
ਅਤੇ ਬਹੁਤ ਅਧਿਕ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਵਲ ਤੁਰ ਪਿਆ। ਮੂੰਹ ਤੋਂ _'ਮਾਰ ਲੌ, ਮਾਰ 
ਹੀ ਪੁਕਾਰ ਰਿਹਾ ਹੈ, (ਜਿਸ ਨੂੰ ਸੁਣ ਕੇ) ਯਾਦਵਾਂ ਦਾ ਸਾਰਾ ਦਲ ਘਬਰਾ __ਗਿਆ 


(ਜਦ) _ਧਨ ਸਿੰਘ ਨੇ ਯਾਦਵਾਂ _ਦੀ _ਬਹੁਤ ਸੈਨਾ _ਖਪਾ ਦਿੱਤੀ, ਤਦ ਸ੍ਰੀ ਕ੍ਰਿਸ਼ਨ 
ਕੋੋਧਿਤ ਹੋ ਕੇ ਅਤੇ ਅੱਖਾਂ ਨੂੰ _ਤਰੇੜ _ਕੇ ਕਹਿਣ _ਲਗੇ।੧੧0੭। 


ਹੇ ਸੂਰਮਿਓ! ਖੜੋਤੇ ਹੋਏ ਕੀ ਵੇਖ ਰਹੇ ਹੋ, ਮੈਂ ਜਾਣਦਾ ਹਾਂ, ਤੁਸੀਂ 


ਬਲ ਹਾਰ 
ਗਏ ਹੋ। ਸ੍ਰੀ ਧਨ ਸਿੰਘ ਦੇ ਬਾਣ ਛੁਟਦਿਆਂ ਹੀ (ਤੁਸਾਂ) ਸਾਰਿਆਂ ਨੇ ਰਣ-ਭੂਮੀ ਵਿਚੋਂ 
ਪੈਰ ਪਿਛੇ _ਹਟਾ ਲਏ _ਹਨ। ਸ਼ੇਰ ਦੇ ਅਗੇ ਜਿਵੇਂ `ਬਕਰੀਆਂ _ਦਾ ਇਜੜ _(ਭਜ ਤੁਰਦਾ 


੩੭੪ 


ਸੀ _ਦਸਮ-ਗ੍ਰੰਥ _ਸਾਹਿਬ 


ਸਿੰਘ ਕੇ ਅਗੂਜ ਜੈਸੇ ਅਜਾ ਗਨ ਐਸੇ ਭਜੇ ਨਹਿ _ਸਸਤ੍ਰ _ਸੰਭਾਰਿਯੋ। 
ਕਾਇਰ ਹੁਇ ਤਿਹ ਪੇਖਿ ਡਰੇ ਨਹਿ ਆਪ ਮਰੇ ਉਨ ਕਉ ਨਹੀ ਮਾਰਿਯੋ। ੧੧0੮। 


ਯੌ ਸੁਨਿ ਕੈ ਹਰਿ ਕੀ ਬਤੀਯਾ ਭਟ ਦਾਤਨ ਪੀਸ ਕੈ ਕ੍ਰੋਧ ਭਰੇ। 
ਧਨੁ ਬਾਨ ਸੰਭਾਰ ਕੈ ਧਾਇ ਪਰੇ ਧਨ ਸਿੰਘਹੁੰ ਤੇ ਨਹੀ ਨੈਕੂ ਡਰੇ। 
ਧਨ ਸਿੰਘ ਸਰਾਸਨੁ ਲੈ ਕਰਿ ਮੈ ਕਟਿ ਦੈਤਨ ਕੇ ਸਿਰ ਭੂਮਿ ਪਰੇ। 
ਮਨੋ _ਪਉਨ ਕੋ ਪੁੰਜ ਬਹਿਯੋ ਲਗ ਕੇ _ਫੁਲਵਾਰੀ ਮੈ ਟੂਟ ਕੈ ਫੂਲਿ ਝਰੈ। ੧੧0੯। 


ਕਾ/ਥਤੁ 
ਕੋਪ ਭਰੇ ਆਏ ਭਟ ਗਿਰੇ ਰਨਿ ਭੂਮਿ ਕਟਿ 
ਜੁਧ ਕੇ ਨਿਪਟ ਸਮੁਹਾਇ ਸਿੰਘ ਧਨ ਸੋ। 
ਆਯੁਧ _ਲੈ ਪਾਨ ਮੈ ਨਿਦਾਨ ਕੋ ਸਮਰ ਜਾਨਿ 
ਅਉਰ _ਦਉਰ ਪਰੇ _ਬੀਰਤਾ ਬਢਾਇ ਮਨ ਸੋ। 
ਕੋਪ ਧਨ ਸਿੰਘ ਲੈ ਸਰਾਸਨ ਸੁ ਬਾਨ ਤਾਨਿ 
ਜੁਦੇ ਕਰ ਡਾਰੇ ਸੀਸ ਤਿਨ ਹੀ ਕੇ ਤਨ ਸੋ। 
ਮਾਨਹੁ _ਬਸੁੰਧਰਾ ਕੀ ਧੀਰਤਾ ਨਿਹਾਰ ਇੰਦ੍ਰ 
ਕੀਨੀ ਨਿਜ ਪੂਜਾ _ਅਰਬਿੰਦ _ਪੁਹਪਨ _ਸੋ। _੧੧੧0। 
ਹਵੀਯਾਂ 
ਸੀ ਧਨ ਸਿੰਘ ਅਯੋਧਨ ਮੈ ਅਤਿ ਕੋਪ ਕੀਯੋ ਬਹੁਤੇ ਭਟ ਮਾਰੇ। 
ਅਉਰ ਜਿਤੇ ਬਰ ਆਵਤ ਹੇ ਸੁ ਹਨੇ ਜਨੁ ਮਾਰੁਤ ਮੇਘ ਬਿਡਾਰੇ। 
ਜਾਦਵ ਕੇ ਦਲ ਕੇ ਗਜ ਕੇ ਹਲਕੇ ਦਲ ਕੇ ਹਲਕੇ ਕਰਿ ਡਾਰੇ। 
ਝੂਮਿ ਗਿਰੇ ਇਕ ਯੌ ਧਰਨੀ ਮਨੋ ਇੰਦੂ ਕੇ _ਬਜੂ ਲਗੇ ਗਿਰ _ਭਾਰੇ। ੧੧੧੧। 


ਕੋਪ ਭਰੇ ਅਸਿ ਪਾਨਿ ਧਰੇ ਧਨ ਸਿੰਘ ਅਰੇ ਗਜਰਾਜ ਸੰਘਾਰੇ। 
ਅਉਰ ਜਿਤੇ ਗਜ ਪੁੰਜ ਹੁਤੇ ਡਰ ਮਾਨਿ ਭਜੇ ਅਤਿ ਹੀ ਧੁਜਵਾਰੇ। 
ਤਾ ਛਬਿ ਕੀ ਉਪਮਾ ਕਬਿ ਸ੍ਯਾਮ ਕਹੈ ਮਨ ਮੈ ਸੁ ਬਿਚਾਰ ਉਚਾਰੇ। 
ਮਾਨਹੁ ਇੰਦੂ ਕੇ ਆਗਮ ਤੇ ਡਰ ਭੂ ਧਰ ਕੈ ਧਰਿ ਪੰਖ ਪਧਾਰੇ। ੧੧੧੨। 


ਜੁਧ ਕੀਯੋ ਧਨ ਸਿੰਘ ਘਨੋ ਤਿਹ ਕੇ ਕੋਊ ਸਾਮੁਹਿ ਬੀਰ ਨ _ਆਯੋ। 
ਸੋ ਰਨਿ ਕੋਪ ਸਿਉ ਆਨਿ ਪਰਿਯੋ ਨਹੀ ਜਾਨ ਦੀਯੋ ਸੋਈ ਮਾਰਿ ਗਿਰਾਯੋ। 
ਦਾਸਰਥੀ ਦਲ ਸਿਉ ਜਿਮਿ ਰਾਵਨ ਰੋਸ _ਭਰਿਯੋ ਅਤਿ ਜੁਧ ਮਚਾਯੋ। 
ਤੈਸੇ ਭਿਰਿਯੋ ਧਨ ਸਿੰਘ ਬਲੀ ਹਨਿ ਕੈ ਚਤੁਰੰਗ ਚਮੂੰ ਪੁਨਿ ਧਾਯੋ। ੧੧੧੩। 


ਟੇਰਿ ਕਹਿਯੋ ਧਨ ਸਿੰਘ ਬਲੀ ਰਨ ਤ੍ਯਾਗ ਸੁਨੋ ਹਰਿ ਭਾਜਿ ਨ _ਜਈਜਯੈ। 
ਤਾ ਤੇ ਸੰਭਾਰ ਕੇ ਆਨਿ ਭਿਰੋ ਨਿਜ ਲੋਕਨ ਕੋ ਬਿਰਥਾ ਨ ਕਟਈਜਯੈ। 


ਕ੍ਰਿਸਨਾਵਤਾਰ ੩੭੫ 


ਹੈ), ਉਸੇ ਤਰ੍ਹਾਂ (ਤੁਸੀਂ) ਭਜੇ ਹੋ ਅਤੇ ਸ਼ਸਤ੍ਰਾਂ ਨੂੰ ਵੀ ਨਹੀਂ ਸੰਭਾਲਿਆ ਹੈ। _ਕਾਇਰ 


ਹੋ 
ਕੇ ਉਸ ਨੂੰ ਵੇਖ ਕੇ ਡਰ ਗਏ ਹੋ, (ਯੁੱਧ ਵਿਚ) ਨ ਆਪ ਮਰੇ ਹੋ ਅਤੇ ਨ ਹੀ ਉਸ ਨੂੰ 
ਮਾਰਿਆ ਹੈ।੧੧0੮। 


ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ, ਸੂਰਵੀਰ ਦੰਦਾਂ ਨੂੰ ਪੀਹ ਕੇ ਕ੍ਰੋਧ ਨਾਲ 
ਭਰ _ਗਏ। _ਧਨੁਸ਼ ਬਾਣ ਸੰਭਾਲ ਕੇ ਧਨ ਸਿੰਘ ਉਤੇ ਟੁਟ ਪਏ ਅਤੇ (ਉਸ ਤੋਂ) ਬਿਲਕੁਲ 
ਨ ਡਰੇ। ਧਨ ਸਿੰਘ ਨੇ ਧਨੁਸ਼ ਹੱਥ ਵਿਚ ਲੈ ਕੇ, ਦੈਂਤਾਂ ਦੇ ਸਿਰ ਕਟ ਕੇ ਧਰਤੀ ਉਤੇ 


ਸੁਟ ਦਿੱਤੇ _ਹਨ। (ਇੰਜ ਲਗਦਾ ਹੈ) ਮਾਨੋ ਹਵਾ ਦੇ ਜ਼ੋਰਦਾਰ ਬੁਲ੍ਹਿਆਂ ਨਾਲ ਲਗ ਕੇ 
ਫੁਲਵਾੜੀ ਵਿਚੋ ਟੁੱਟ ਕੇ ਫੁਲ ਝੜੇ _ਹੋਣ।੧੧0੯। 
ਕਾ/ਠਾੱਤਾ 
ਕ੍ਰੋਧ ਨਾਲ ਭਰੇ ਹੋਏ ਸੂਰਮੇ ਆਏ ਹਨ, _ਰਣ-ਭੂਮੀ ਵਿਚ ਕਟ ਕਟ 
ਹਨ; ਧਨ ਸਿੰਘ ਨਾਲ ਬਿਲਕੁਲ ਸਾਹਮਣੇ ਹੋ ਕੇ ਯੁੱਧ ਕਰਦੇ _ਹਨ। ਹੱ 
ਨੂ ਹੋਰ 
ਦੌੜ ਪਏ ਹਨ। ਧਨ ਸਿੰਘ ਨੇ ਕ੍ਰੋਧਵਾਨ ਹੋ ਕੇ ਧਨੁਸ਼ ਉਤੇ ਬਾਣ ਕਸ ਕੇ, ਉਨ੍ਹਾਂ ਰਰੀਰਾਂ 
ਨਾਲੋਂ _ਸਿਰ _ਵਖਰੇ _ਕਰ _ਦਿੱਤੇ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਧਰਤੀ ਦੇ ਧੀਰਜ 
ਨੂੰ ਵੇਖ ਕੇ ਇੰਦਰ ਨੇ ਆਪ ਕਮਲ ਦੇ ਫੁਲਾਂ ਨਾਲ (ਉਸ ਦੀ) ਪੂਜਾ ਕੀਤੀ ਹੋਵੇ।੧੧੧0। 


੨੩੦ “8. 


ਰਾਮ 
; _ਉੱਸੇ ਤਰ੍ਹਾਂ ਬਲਵਾਨ _ਧਨ ਸਿੰਘ ਲੜਿਆ ਹੈ, _(ਜੋ) _ਚਤੁਰੰਗਨੀ ਸੈਨਾ 
ਕੇ ਫਿਰ _ਭਜਿਆ ਫਿਰਦਾ _ਹੈ।੧੧੧੩। 
ਬਲਵਾਨ _ਧਨ _ਸਿੰਘ ਨੇ _ਲਲਕਾਰਾ ਮਾਰ _ਕੇ--ਹੇ ਕ੍ਰਿਸ਼ਨ! ਸੁਣੋ, ਰਣ ਨੂੰ ਤਿਆਗ 
ਕੇ ਭਜ ਨ ਜਾਣਾ। ਇਸ ਲਈ (ਖ਼ੁਦ ਨੂੰ) ਸੰਭਾਲ ਕੇ (ਮੇਰੇ ਨਾਲ) ਆ ਕੇ ਲੜੋ, ਵਿਅਰਥ 


੩੭੬ 


ਸੀ _ਦਸਮ-ਗ੍ਰੰਥ _ਸਾਹਿਬ 


ਹੇ ਬਲਿਦੇਵ ਸਰਾਸਨੁ ਲੈ ਹਮ ਸੋ ਸਮੁਹਾਇ ਕੈ ਜੁਧ ਕਰਈਜੈ। 
ਸੰਗਰ ਕੇ ਸਮ ਅਉਰ ਕਛੂ ਨਹੀ ਯਾ ਤੇ ਦੁਹੂੰ ਜਗ ਮੈ ਜਸੁ ਪਈਯੈ। ੧੧੧੪। 


ਯੌ ਸੁਨਿ ਕੈ ਬਤੀਯਾ ਅਰਿ ਕੀ ਤਰਕੀ ਮਨ ਮੈ ਅਤਿ ਕੋਪ ਭਰਿਯੋ ਹੈ। 
ਬਾਲ ਕਮਾਨ ਕ੍ਰਿਪਾਨ ਗਦਾ ਗਹਿ ਕੈ ਜਦੁਬੀਰ ਹੂੰ ਧਾਇ ਪਰਿਯੋ_ਹੈ। 
ਜੁਧ ਕੇ ਫੇਰਿ ਫਿਰਿਯੋ ਧਨ ਸਿੰਘ ਸਰਾਸਨੁ ਲੈ ਨਹੀ ਨੈਕੁ ਡਰਿਯੋ ਹੈ। 
ਬਾਨਨ ਕੀ ਬਰਖਾ ਕਰਿ ਕੈ ਹਰਿ ਸਿਉ ਲਰਿ ਕੈ ਬਲਿ ਸਾਥ ਅਰਿਯੋ_ਹੈ। ੧੧੧੫। 


ਇਤ ਤੇ ਬਲਿਭਦੂ ਸੁ ਕੋਪ ਭਰਿਯੋ ਉਤ ਤੇ ਧਨ ਸਿੰਘ ਭਯੋ ਅਤਿ ਤਾਤੋਂ। 
ਜੁਧ ਕੀਯੋ _ਰਿਸਿ ਘਾਇਨ ਸੋ ਸੁ ਦੁਹੂੰਨ ਕੇ ਅੰਗ ਭਯੋ ਰੰਗ ਰਾਤੋ। 

ਮਾਰ ਹੀ ਮਾਰ ਪੁਕਾਰਿ ਪਰੇ _ਅਰਿ ਭੂਲਿ ਗਈ ਮਨ ਕੀ ਸੁਧਿ ਸਾਤੋ। 

ਰਾਮ ਕਹੈ ਇਹ ਭਾਤਿ ਲਰੈ ਹਰਿ ਸੋ ਹਰਿ ਜਿਉ ਗਜ ਸੋ ਗਜ ਮਾਤੋ। ੧੧੧੬। 


ਜੋ ਬਲਦੇਵ ਕਰੈ ਤਿਹ ਵਾਰ ਬਚਾਇ ਕੈ ਆਪਨੋ ਆਪੁ ਸੰਭਾਰੇ। 
ਲੈ ਕਰ ਮੋ ਅਸਿ ਦਉਰਿ ਤਬੈ ਕਸਿ ਕੈ ਬਲ ਊਪਰ ਘਾਇ ਪ੍ਰਹਾਰੇ। 
ਬੀਰ ਪੈ ਭੀਰ ਲਖੀ ਜਦੁਬੀਰ ਸੁ ਜਾਦਵ ਲੈ ਰਿਪੁ ਓਰ ਸਿਧਾਰੇ। 
ਘੇਰਿ ਲਯੋ ਧਨ ਸਿੰਘ ਤਬੈ ਨਿਸ ਮੈ ਸਸਿ ਕੀ ਢਿਗ ਜਿਉ ਲਖ ਤਾਰੇ। ੧੧੧੭। 


ਬੇੜਿ ਲਯੋ ਧਨ ਸਿੰਘ ਜਬੈ ਗਜ ਸਿੰਘ ਜੁ _ਠਾਢੋ ਹੁਤੋ ਸੋਊ ਧਾਯੋ। 

ਸੀ _ਬਲਦੇਵ _ਲਖਿਯੋ ਤਬ ਹੀ ਚੜਿ _ਸਯੰਦਨ ਵਾਹੀ ਕੀ _ਓਰਿ ਧਵਾਯੋ। 
ਆਵਨ ਸੋਨ ਦਯੋ ਹਰਿ ਲਉ ਅਧ ਬੀਚ ਹੀ ਬਾਨਨ ਸੋ _ਬਿਰਮਾਯੋ। 

ਠਾਢੋ _ਰਹਿਯੋ ਗਜਸਿੰਘ ਤਹਾ ਸੁ ਮਨੋ ਗਜ ਕੇ ਪਗਿ ਸਾਕਰ ਪਾਯੋ। _੧੧੧੮। 


ਧਨਸਿੰਘ ਸੋ ਸ੍ਰੀ ਹਰਿ ਜੁਧੁ ਕਰੇ ਕਬਿ ਰਾਮ ਕਹੈ ਕਹੂੰ ਜਾਤ ਨ ਮਾਰਿਯੋ। 
ਕੋਪ ਭਰਿਯੋ ਮਧੁ ਸੂਦਨ ਜੂ ਕਰ ਬੀਚ ਸੁ ਆਪਨੇ _ਚਕੂ _ਸੰਭਾਰਿਯੋ। 

ਛਾਡਿ ਦਯੋ ਰਨ ਮੈ ਬਰ ਕੈ ਧਨ ਸਿੰਘ ਕੋ ਕਾਟਿ ਕੈ ਸੀਸ ਉਤਾਰਿਯੋ। 

ਯੌ _ਤਰਫਿਯੋ ਧਰ ਕੂਮਿ ਬਿਖੈ ਮਨੋ ਮੀਨ ਸਰੋਵਰ ਤੇ ਗਹਿ _ਡਾਰਿਯੋ। ੧੧੧੯। 


ਮਾਰਿ ਲਯੋ ਧਨ ਸਿੰਘ ਜਥੈ ਤਬ ਹੀ _ਲਖਿ ਜਾਦਵ ਸੰਖ _ਬਜਾਏ। 
ਕੇਤਕ ਬੀਰ ਕਟੇ ਬਿਕਟੇ ਹਰਿ ਸੋ ਲਰਿ ਕੈ ਹਰਿ ਲੋਕਿ ਸਿਧਾਏ। 
ਠਾਢੋ ਹੁਤੋ ਗਜ ਸਿੰਘ ਜਹਾ ਯਹ _ਕਉਤੁਕ ਦੇਖ ਮਹਾ _ਬਿਸਮਾਏ। 
ਤਉ ਲਗਿ ਭਾਗਲਿ ਆਇ ਕਹਿਯੋ ਜੋ ਰਹੇ ਭਜਿ ਕੈ ਤੁਮਰੇ ਪਹਿ ਆਏ। ੧੧੨0। 


ਕ੍ਰਿਸਨਾਵਤਾਰ ੩੭੭ 


ਵਿਚ ਆਪਣੇ ਲੋਕਾਂ ਨੂੰ ਨ __ਮਰਵਾਓ। ਹੇ ਬਲਦੇਵ! _ਧਨੁਸ਼ _ਲੈ _ਕੇ ਮੇਰੇ _ਨਾਲ ਸਾਹਮਣੇ 
ਹੋ ਕੇ ਯੁੱਧ ਕਰੋਂ। ਯੁੱਧ ਦੇ ਸਮਾਨ ਹੋਰ ਕੋਈ (ਧਰਮ-ਕਰਮ) ਨਹੀਂ ਹੈ, ਜਿਸ ਕਰ ਕੇ 
ਦੋਹਾਂ ਲੋਕਾਂ ਵਿਚ _ ਯਸ਼ _ਖਟੀਂਦਾ _ਹੈ।੧੧੧੪। 


ਇਸ ਤਰ੍ਹਾਂ ਵੈਰੀ ਦੀਆਂ ਗੱਲਾਂ _ਅਤੇ _ਵਿਅੰਗ _('ਤਰਕੀ”) ਸੁਣ ਕੇ (ਕ੍ਰਿਸ਼ਨ ਦੇ) 
ਵਿਚ ਬਹੁਤ ਕ੍ਰੋਧ _ਭਰ ਗਿਆ ਹੈ। ਬਾਣ, _ਕਮਾਨ, ਕ੍ਰਿਪਾਨ, _ਗਦਾ _(ਆਦਿ ਸ਼ਸਤ੍ਰ) 
ਕੇ ਸ੍ਰੀ ਕ੍ਰਿਸ਼ਨ ਧਾਵਾ ਕਰ ਕੇ ਪੈ ਗਏ ਹਨ। ਧਨ ਸਿੰਘ ਯੁੱਧ ਲਈ ਫਿਰ ਪਰਤਿਆ 
ਅਤੇ ਧਨੁਸ਼ ਲੈ ਕੇ ਬਿਲਕੁਲ ਨਹੀਂ ਡਰਿਆ ਹੈ। _ਬਾਣਾਂ ਦੀ ਬਰਖਾ ਕਰ ਕੇ (ਪਹਿਲਾਂ) 


ਕਿਸ਼ਨ _ਨਾਲ _ਲੜ ਕੇ (ਫਿਰ) ਬਲਰਾਮ _ਨਾਲ _ਡਟਿਆ ਹੋਇਆ _ਹੈ।੧੧੧੫। 


ਤੱਤਾ ਹੋਇਆ ਹੈ। ਕ੍ਰੋਧਿਤ ਹੋ ਕੇ (ਦੋਹਾਂ `ਨੇ) ਯੁੱਧ ਕੀਤਾ ਹੈ ਅਤੇ ਜ਼ਖ਼ਮਾਂ _ਨਾਲ_ਦੋਰਾਂ 
ਦੀ ਪੁਕਾਰ ਹੋ__ਰਹੀ _ਹੈ। ਵੈਰੀ ਮਨ ਦੀਆਂ 


ਜੋ _ਬਲਰਾਮ _(ਵਾਰ _ਕਰਦਾ ਹੈ) ਉਸ ਨੂੰ ਬਚਾ ਕੇ (ਧਨ ਸਿੰਘ) ਆਪਣੇ ਆਪ 
ਨੂੰ ਸੰਭਾਲਦਾ ਹੈ। _ਤਦ ਹੱਥ ਵਿਚ ਤਲਵਾਰ ਲੈ ਕੇ ਅਤੇ ਦੌੜ ਕੇ ਬਲ ਪੂਰਵਕ _ਖਿਚ 
ਕੇ _ਬਲਰਾਮ _ਉਪਰ _ਪ੍ਰਹਾਰ ਕਰਦਾ ਹੈ। _(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੇ _ਭਰਾ ਉਤੇ _ਭੀੜ 
ਬਣੀ ਵੇਖੀ, ਤਾਂ ਯਾਦਵ ਸੈਨਾ ਨੂੰ ਲੈ ਕੇ ਵੈਰੀ ਵਲ ਚਲ ਪਏ। ਤਦ (ਜਾ ਕੇ) ਧਨ ਸਿੰਘ 
ਨੂੰ ਘੇਰ _ਲਿਆ, ਜਿਵੇਂ _ਰਾਤ _ਨੂੰ ਚੰਦ੍ਰਮਾ _ਦੇ _ਨੇੜੇ _ਲੱਖਾਂ _ਤਾਰੇ _(ਇਕੱਠੇ _ਹੋਏ _ ਹੁੰਦੇ 


ਜਦੋਂ ਧਨ ਸਿੰਘ ਨੂੰ ਘੇਰਾ ਪਾ ਲਿਆ, (ਤਾਂ) ਗਜ ਸਿੰਘ ਜੋ (ਉਥੇ) ਖੜੋਤਾ ਹੋਇਆ 

ਸੀ, ਭਜ ਕੇ ਆ ਗਿਆ। ਉਹ ਉਸੇ ਵੇਲੇ ਬਲਰਾਮ ਨੇ ਵੇਖ ਲਿਆ ਅਤੇ ਰਥ _ਉਤੇ 

ਚੜ੍ਹ ਕੇ ਉਸ ਵਲ ਭਜਾ ਦਿੱਤਾ। ਉਸ ਨੂੰ ਕ੍ਰਿਸ਼ਨ ਦੇ ਕੋਲ ਆਉਣ ਨ ਦਿੱਤਾ, ਅੱਧ 

ਵਿਚਾਲਿਓਂ ਹੀ _ਬਾਣਾਂ ਨਾਲ _ਉਲਝਾ __ਲਿਆ। _ਗਜ ਸਿੰਘ ਉਥੇ _ਹੀ _ਖੜੋਤਾ _ਰਿਹਾ। (ਇੰਜ 
ਹੂੰ ਪੈਰਾਂ _ਵਿਚ _ ਸੰਗਲ _ਪਾ _ਦਿੱਤਾ _ਹੋਵੇ।੧੧੧੮। 


ਤੜਪ ਰਿਹਾ ਹੈ, ਮਾਨੋ _ਮੌਛਲੀ ਨੂੰ ਸਰੋਵਰ ਵਿਚੋਂ _ਬਾਹਰ _ਕਢ ਕੇ ਸੁਟਿਆ ਗਿਆ 


॥੨੧ 


ਕਿਤਨੇ ਹੀ _ਅਕੱਟ ਵੀਰ _ਕਟੇ ਗਏ ਕਸ 
ਜਿਥੇ _ਗਜ ਸਿੰਘ ਖੜੋਤਾ ਸੀ, ਇਹ ਕੌਤਕ ਵੇਖ ਕੇ ਬਹੁਤ ਹੈਰਾਨ ਹੋਇਆ। _ਤਦ ਤਕ 
ਭਗੌੜਿਆਂ ਨੇ ਆ ਕੇ ਕਿਹਾ, ਜੋ (ਬਚ) ਰਹੇ ਹਨ, ਭਜ ਕੇ ਤੁਹਾਡੇ ਪਾਸ ਆ ਗਏ 


ਹਨ।੧੧੨0। 


੩੭੮ 


ਸੀ _ਦਸਮ-ਗ੍ਰੰਥ _ਸਾਹਿਬ 


ਯੌ ਸੁਨ ਕੈ ਤਿਨ ਕੇ ਮੁਖ ਤੇ ਗਜ ਸਿੰਘ ਬਲੀ ਅਤਿ ਕੋਪ ਭਰਿਯੋ। 

ਕਬਿ ਸ੍ਯਾਮ ਨਿਹਾਰ ਕੈ ਰਾਮ ਕੀ ਓਰਿ ਧਵਾਇ ਤਹਾ ਰਥੁ ਜਾਇ ਪਰਿਯੋ। 
ਤਜਿ ਸੰਕ ਨਿਸੰਕ ਹੁਇ ਜੁਧ _ਕਰਿਯੋ _ਜਦੁਬੀਰ ਕਹਾ ਤਿਨ ਯੌ _ਉਚਰਿਯੋ। 
ਧਨਿ ਹੈ ਧਨ ਸਿੰਘ ਬਲੀ ਹਰਿ ਕੇ ਸਮੁਹੇ ਲਰਿ ਕੈ ਭਵ ਸਿੰਧ ਤਰਿਯੋ। ੧੧੨੧। 


ਪਰੇਮ ਸੋ ਯੋ ਕਹਿ ਕੈ ਮੁਖ ਤੇ ਪਰਲੋਕ ਸੁ ਲੋਕ ਰਹੇ ਸੁ ਬਿਚਾਰਿਯੋ। 

ਤੇਜ ਪ੍ਰਚੰਡ ਬਡੋ ਬਰਛਾ ਰਿਸ ਕੈ ਕਰਿ ਮੈ ਗਜ ਸਿੰਘ ਸੰਭਾਰਿਯੋ। 

ਜਾਹੁ ਕਹਾ _ਬਲਭਦੂ _ਅਬੈ ਕਬਿ _ਸ੍ਯਾਮ ਕਹੈ ਇਹ _ਭਾਤਿ ਉਚਾਰਿਯੋ। 
ਸੋ ਬਰ ਕੈ ਕਰ ਕੋ ਤਨ ਕੋ ਜਦੁਬੀਰ ਕੇ ਭ੍ਰਾਤ ਕੇ ਊਪਰਿ ਡਾਰਿਯੋ। ੧੧੨੨। 


ਆਵਤ ਇਉ ਬਰਫਛਾ ਗਹਿ ਕੈ ਬਲਦੇਵ ਸੁ ਏਕ ਉਪਾਇ ਕਰਿਯੋ ਹੈ। 

ਸ੍ਯੰਦਨ ਪੈ ਨਿਹੁਰਿਯੋ ਤਬ ਹੀ ਛਤ੍ਰੀ ਤਰਿ ਹੁਇ ਇਹ ਭਾਤਿ ਅਰਿਯੋ ਹੈ। 
ਫੋਰਿ ਕੈ ਪਾਰਿ ਭਯੋ ਫਲ ਯੌ ਤਿਹ ਕੀ ਉਪਮਾ ਕਬਿ ਯੌ _ਉਚਰਿਯੋ_ਹੈ। 

ਮਾਨਹੁ ਕਲਿੰਦੂ ਕੇ ਸਿਰਿੰਗਹੁ ਤੇ ਨਿਕਸਿਯੋ ਅਹਿ ਕੋ _ਫਨੁ ਕੋਪ ਭਰਿਯੋ _ਹੈ। ੧੧੨੩। 


ਬਲ ਸੋ ਬਲਿ ਖੈਚ ਲਯੋ ਬਰਛਾ ਤਿਹ ਕੇ ਕਰ ਸੋ ਤਿਰਛਾ ਸੁ ਭੁਮਾਯੋ। 
ਯੌ _ਚਮਕਿਯੋ _ਦਮਕਿਯੋ _ਨਭ ਮੈ _ਚੁਟੀਆ ਉਡ ਤੇਜੁ ਮਨੋ _ਦਰਸਾਯੋ। 
ਸੀ ਬਲਭਦੂ _ਅਯੋਧਨ ਮੈ ਰਿਸ ਕੈ ਗਜ ਸਿੰਘ ਕੀ ਓਰਿ ਚਲਾਯੋ। 
ਮਾਨਹੁ _ਕਾਲ _ਪਰੀਛਤ ਕਉ _ਜਮਦੰਡ ਪੁਚੰਡ _ਕਿਧੋ __ਚਮਕਾਯੋ। _੧੧੨੪। 


ਗਜ ਸਿੰਘ ਅਨੇਕ ਉਪਾਇ ਕੀਏ ਨ ਬਚਿਯੋ ਉਰਿ ਆਇ ਲਗਿਯੋ__ਬਰਛਾ _ਬਰਿ। 
ਭੂਪ ਬਿਲੋਕਤ ਹੈ ਸਿਗਰੇ ਧੁਨਿ ਸੀਸ ਹਹਾ ਕਹਿ ਮੀਚਤ ਹੈ ਕਰ। 

ਘਾਉ ਪ੍ਰਚੰਡ ਲਗਿਯੋ ਤਿਹ ਕੋ ਮੁਰਛਾਇ ਪਰਿਯੋ ਨ ਤਜ੍ਯੋ ਕਰ ਤੇ ਸਰ। 
ਸ੍ਯੰਦਨ ਪੈ ਗਜ _ਸਿੰਘ ਗਿਰਿਯੋ __ਗਿਰਿ ਊਪਰਿ _ਜਿਉਂ ਗਜਰਾਜ _ਕਲੇਵਰ। _੧੧੨੫॥। 


ਚੇਤ ਭਯੋ ਤਬ ਹੀ ਗਜ ਸਿੰਘ ਸੰਭਾਰਿ ਪ੍ਰਚੰਡ ਕੁਵੰਡ ਚਲਾਯੋ। 

ਕਾਨ ਪੁਮਾਨ ਲਉ ਥਖੈਚ ਕੇ ਆਨਿ ਸੁ ਤਾਨ ਕੈ ਬਾਨ ਪ੍ਰਕੋਪ ਚਲਾਯੋ। 
ਏਕ ਤੇ ਹੁਇ ਕੈ ਅਨੇਕ ਚਲੇ ਤਿਹ ਕੀ ਉਪਮਾ ਕਹੁ _ਭਾਖਿ _ਸੁਨਾਯੋ। 
ਪਉਨ ਕੇ ਭਛਕ _ਤਛਕ _ਲਛਕ ਲੈ ਬਲਿ ਕੀ ਸਰਨਾਗਤਿ _ਆਯੋ। _੧੧੨੬। 


ਬਾਨ ਨ ਏਕ _ਲਗਿਯੋ ਬਲਿ ਕੋ ਗਜ ਸਿੰਘ ਤਬੈ ਇਹ ਭਾਤਿ ਕਹਿਯੋ_ਹੈ। 
ਸੇਸ ਸੁਰੇਸ ਧਨੇਸ ਦਿਨੇਸ ਮਹੇਸ ਨਿਸੇਸ ਖਗੇਸ _ਗਹਿਯੋ_ਹੈ। 

ਜੁਧ ਬਿਖੈ ਅਬ ਲਉ ਸੁਨਿ ਲੈ ਸੋਊ ਬੀਰ ਹਨ੍ਯੋ ਮਨ ਮੈ ਜੁ ਚਹਿਯੋ ਹੈ। 
ਏਕ ਅਚੰਭਵ ਹੈ ਮੁਹਿ ਦੇਖਤ ਤੋ ਤਨ ਮੈ ਕਸ ਜੀਵ ਰਹਿਯੋ_ਹੈ। ੧੧੨੭। 


ਕ੍ਰਿਸਨਾਵਤਾਰ ੩੭੯ 


੯0 ਮੂ ਪ੍ਰ ਸੁ ਸਿੰਘ ਨਾਲ 
ਭਰ _ਗਿਆ। ਕਵੀ ਸ਼ਿਆਮ (ਕਹਿੰਦੇ ਹਨ) _ਬਲਰਾਮ ਵਲ ਵੇਖ ਕੇ ਰਥ ਨੂੰ ਭਜਾ ਕੇ ਉਥੇ 
ਜਾ __ਪਿਆ। ਸੰਗ ਨੂੰ ਛਡ ਕੇ ਅਤੇ ਨਿਸੰਗ ਹੋ _ ਕੇ ਯੁੱਧ ਕੀਤਾ ਅਤੇ 
“ਕ੍ਰਿਸ਼ਨ ਕਿਥੇ _ਹੈ। ਉਹ ਬਲਵਾਨ ਧਨ ਸਿੰਘ ਸੂਰਮਾ ਧੰਨ ਹੈ (ਜੋ) ਸ੍ਰੀ 
ਲੜ ਕੇ ਭਵ ਸਾਗਰ _ਤਰ ਗਿਆ _ਹੈ।੧੧੨੧। 

ਪ੍ਰੇਮ ਨਾਲ ਮੁਖ ਤੋਂ ਇਸ ਤਰ੍ਹਾਂ ਵਿਚਾਰਿਆ ਕਿ ਲੋਕ ਨਾਲੋਂ ਪਰਲੋਕ ਕਿਵੇਂ ਰਹਿ 
ਆਏ। _ਫਿਰ ਪ੍ਰਚੰਡ _ਤੇਜ _ਨਾਲ ਕ੍ਰੋਧ ਪੂਰਵਕ _ਵੱਡਾ _ਬਰਛਾ _ਹੱਥ _ਵਿਚ ਗਜ ਸਿੰਘ ਨੇ 
ਸੰਭਾਲ _ਲਿਆ। _ਕਵੀ ਸ਼ਿਆਮ _ਕਹਿੰਦੇ ਹਨ, _'ਹੁਣ _ਬਲਰਾਮ (ਤੂੰ) ਕਿਥੇ ਜਾਂਦਾ ਹੈਂ`--ਇਸ 
ਤਰ੍ਹਾਂ ਕਿਹਾ। (ਫਿਰ) ਹੱਥ ਦੇ ਬਲ ਨਾਲ (ਉਹ _ਬਰਛਾ) ਸ੍ਰੀ ਕ੍ਰਿਸ਼ਨ ਦੇ ਭਰਾ _(ਬਲਰਾਮ) 
ਦੇ ਸ਼ਰੀਰ _ਉਤੇ ਦੇ ਮਾਰਿਆ।੧੧੨੨। 


ਤੋਂ _ਕੋਧਿਤ ਹੋਏ ਸੌਂਪ ਦਾ _ਫਣ ਨਿਕਲਿਆ ਹੋਇਆ _ਹੋਵੇ।੧੧੨੩। 

ਬਲ ਨਾਲ _ਬਲਰਾਮ _ਨੇ _ਬਰਛਾ _ਖਿਚ _ਲਿਆ _ਅਤੇ ਹੱਥ _ਨਾਲ ਉਸ ਨੂੰ ਤਿਰਛਾ 
ਕਰ ਕੇ ਘੁੰਮਾਇਆ। _(ਉਹ) ਇਸ ਪੁਕਾਰ ਚਮਕਿਆ _ਮਾਨੋ ਆਕਾਸ਼ _ਵਿਚ _ਬੋਦੀ _ਵਾਲੇ 
ਤਾਰੇ ਨੇ _ਆਪਣਾ ਤੇਜ ਵਿਖਾਇਆ ਹੋਵੇ। _ਬਲਰਾਮ _ਨੇ _ਯੁੱਧ-ਭੂਮੀ _ਵਿਚ ਕ੍ਰੋਧਿਤ ਹੋਕੇ 
ਗਜ ਸਿੰਘ _ਵਲ ਚਲਾ _ਦਿੱਤਾ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਪਰੀਕਸ਼ਿਤ (ਰਾਜੇ) ਨੂੰ 
(ਮਾਰਨ _ ਲਈ) _ ਯਮਰਾਜ _ਦਾ ਪ੍ਰਚੰਡ _ਡੰਡਾ _ਚਮਕਿਆ _ਹੋਵੇ।੧੧੨੪। 

ਗਜ ਸਿੰਘ ਨੇ ਬਚਣ ਵਾਸਤੇ ਅਨੇਕ _ਉਪਾ _ਕੀਤੇ, ਪਰ _ਬਚ __ਨ ਸਕਿਆ ਅਤੇ 
(ਉਹ) _ਸੇੇਸ਼ਨ _ਬਰਛਾ _ਛਾਤੀ _ਵਿਚ ਆ _ਲਗਿਆ। ਸਾਰੇ ਰਾਜੇ ਵੇਖਦੇ _ਹਨ ਅਤੇ ਸਿਰ 
ਧੁਣਦੇ ਹੋਏ ਹਾਇ-ਹਾਇ ਕਰ 
ਬੇਹੋਸ਼ ਹੋਂ ਕੇ (ਡਿਗ) ਪਿਆ, ਪਰ ਹੱਥੋਂ ਬਾਣ ਨ _ਛਡਿਆ। ਰਥ ਉਤੇ ਗਜ ਸਿੰਘ ਡਿਗ 


ਹੂ 
ਕੇ 
ਹੀ 
ਰਹ 
ਸੀ 
ਨਹ 


ਹੋ 
ਵਾਲੇ (ਅਰਥਾਤ _ਫਕਣ ਵਾਲੇ) ਲੱਖਾਂ ਹੀ ਸੌਪਾਂ 
ਨਾਲ _ਲੈ ਕੇ ਤੱਛਕ _“ਅਸਤੀਕ” _ਰੂਪ _ਬਲਰਾਮ _ਦੀ _ਸ਼ਰਨ _ਵਿਚ ਆਇਆ _ ਹੋਵੇ।੧੧੨੬। 
ਬਲਰਾਮ ਨੂੰ ਇਕ _ਵੀ ਬਾਣ ਨ ਲਗਿਆ, ਉਸ ਵੇਲੇ ਗਜ ਸਿੰਘ ਨੇ ਇਸ ਤਰ੍ਹਾਂ 
ਕਿਹਾ--_ਸ਼ੇਸ਼ _ਨਾਗ, ਇੰਦਰ, ਸੂਰਜ, _ਕੁਬੇਰ, ਸ਼ਿਵ, ਚੰਦ੍ਰਮਾ, _ਗਰੂੜ _(ਆਦਿਕ) _ਨੇ _(ਤੈਨੂੰ) 
ਪਕੜ ਲਿਆ ਹੈ। (ਸਾਰੇ) ਸੁਣ ਲਵੋ, ਹੁਣ ਤਕ ਯੁੱਧ _ਵਿਚ ਉਹ ਸੂਰਮੇ ਮਾਰ ਦਿੱਤੇ ਹਨ, 
ਜੋ ਮੈਂ ਮਨ ਵਿਚ ਚਾਹੇ ਹਨ। ਤੈਨੂੰ ਵੇਖ ਕੇ ਮੈਨੂੰ ਇਕ _ਅਚੰਭਾ ਹੁੰਦਾ ਹੈ ਕਿ ਤੇਰਾ ਸ਼ਰੀਰ 
ਜੀਉਦਾ _ਕਿਵੇ' ਰਿਹਾ _ਹੈ।੧੧੨੭। 


੩੮0 


ਸੀ _ਦਸਮ-ਗ੍ਰੰਥ _ਸਾਹਿਬ 


ਯੌ _ਕਹਿ ਕੈ ਬਤੀਯਾ ਬਲਿ ਸੋ _ਬਰਛਾ ਧੁਜ ਸੰਜੁਤ ਖੈਚਿ ਚਲਾਯੋ। 
ਤਉ ਧਨੁ ਲੈ ਕਰਿ ਮੈ ਮੁਸਲੀ ਸੋਊ ਆਵਤ ਨੈਨਨ ਸੋ ਲਖਿ ਪਾਯੋ। 
ਉਗੂ ਪਰਾਕ੍ਹਮ ਕੈ ਸੰਗ ਬਾਨ ਅਚਾਨਕ ਸੋ _ਕਟਿ ਭੂਮਿ ਗਿਰਾਯੋ। 
ਮਾਨਹੁ _ਪੰਖਨ ਕੋ __ਅਹਿਵਾ ਖਗਰਾਜ ਕੇ ਹਾਥਿ _ਪਰਿਯੋ _ਰਿਸਿ _ਘਾਯੋ। _੧੧੨੮। 


ਕੋਪ ਭਰਿਯੋ ਅਤਿ ਹੀ ਗਜ ਸਿੰਘ ਲਯੋ ਬਰਛਾ ਅਰਿ ਓਰ ਚਲਾਯੋ। 
ਜਾਇ ਲਗਿਯੋ __ਮੁਸਲੀਧਰ ਕੇ ਤਨਿ ਲਾਗਤ ਤਾ ਅਤਿ ਹੀ ਦੁਖ ਪਾਯੋ। 
ਪਾਰਿ ਪ੍ਰਚੰਡ ਭਯੋ ਫਲ ਯੌ ਜਸੁ ਤਾ ਛਬਿ ਕੋ ਮਨ ਮੈ ਇਹ ਆਯੋ। 

ਮਾਨਹੁ ਗੰਗ ਕੀ ਧਾਰ ਕੇ ਮਧਿ ਉਤੰਗ ਹੁਇ ਕੂਰਮ ਸੀਸ ਉਚਾਯੋ। ੧੧੨੯। 


ਲਾਗਤ ਸਾਂਗ ਕੀ ਸ੍ਰੀ _ਬਲਭਦੂ ਸੁ _ਸਯੰਦਨ ਤੇ ਗਹਿ _ਖੈਚ ਕਢਿਯੋ। 

ਮੁਰਝਾਇ ਕੈ ਭੂਮਿ ਪਰਿਯੋ ਨ _ਮਰਿਯੋ ਸੁਰ ਬ੍ਰਿਛ _ਗਿਰਿਯੋ ਮਨੋ ਜੋਤਿ ਮਢਿਯੋ। 
ਜਬ ਚੇਤ ਭਯੋ ਭੂਮ ਛੂਟਿ ਗਯੋ ਉਠਿ ਠਾਢੋ ਭਯੋ ਮਨਿ ਕੋਪੁ ਬਢਿਯੋ। 

ਰਥ ਹੇਰ ਕੈ ਧਾਇ ਚੜਿਯੋ ਬਰ ਸੋ_ਗਿਰਿ ਪੈ ਮਨੋ ਕੂਦ ਕੈ ਸਿੰਘ ਚਢਿਯੋ। ੧੧੩0। 


ਪੁਨਿ ਆਇ ਭਿਰਿਯੋ ਗਜ ਸਿੰਘ ਸੋ ਬੀਰ ਬਲੀ ਮਨ ਮੈ ਨਹੀ ਨੈਕ ਡਰਿਯੋ। 
ਧਨੁ ਬਾਨ _ਸੰਭਾਰਿ ਕ੍ਰਿਪਾਨ ਗਦਾ ਰਿਸਿ ਬੀਚ _ਅਯੋਧਨ ਜੁਧ _ਕਰਿਯੋ। 

ਜੋਊ ਆਵਤ ਭਯੋ ਸਰੁ _ਸਤ੍ਰਨ ਕੋ _ਸੈਗਿ ਬਾਨਨ ਕੇ ਸੋਊ ਕਾਟਿ ਡਰਿਯੋ। 

ਕਬਿ ਸ੍ਯਾਮ ਕਹੈ ਬਲਦੇਵ ਮਹਾਰਨ ਕੀ ਛਿਤ ਤੇ ਨਹੀ ਪੈਗ _ਟਰਿਯੋ। ੧੧੩੧। 


ਬਹੁਰੋ ਹਲ ਮੂਸਲ ਲੈ ਕਰ ਮੈ ਅਰਿ ਸਿਉ ਅਰ ਕੈ ਅਤਿ ਜੁਧ ਮਚਾਯੋ। 
ਲੈ ਬਰਛਾ ਗਜ ਸਿੰਘ ਬਲੀ ਬਲਿ ਸਿਉ ਬਲਿਦੇਵ ਕੀ ਓਰਿ ਚਲਾਯੋ। 
ਆਵਤ ਸੋ ਲਖਿ ਕੈ "ਫਲ ਕੋ ਹਲ ਕਟਿ ਕੈ" ਪੁਨ ਭੂਮਿ ਗਿਰਾਯੋ। 

ਸੋ ਫਲ ਹੀਨ ਭਯੋ ਜਬ ਹੀ ਕਸ ਕੈ ਬਲਿਭਦੁ ਕੇ ਗਾਤਿ ਲਗਾਯੋ। ੧੧੩੨। 


ਖਗ ਕਰੈ ਗਹਿ ਕੈ ਗਜ ਸਿੰਘ ਅਨੰਤ ਕੇ ਊਪਰਿ ਕੋਪਿ ਚਲਾਯੋ। 
ਤਉ ਮਸਲੀ ਕਰਿ ਚਰਮ ਲੀਯੋ ਧਰਿ ਯੌ _ਅਰਿ ਕਉ ਬਲਿ ਘਾਉ ਬਚਾਯੋ। 
ਢਾਲ ਕੇ ਫੂਲ ਪੈ ਧਾਰ ਬਹੀ ਚਿਨਗਾਰ ਉਠੀ ਕਬਿ ਯੌ ਗੁਨ ਗਾਯੋ। 
ਮਾਨਹੁ _ਪਾਵਸ ਕੀ ਨਿਸਿ ਮੈ ਬਿਜੁਰੀ ਦੁਤਿ ਤਾਰਨ ਕੋ _ਪੁਗਟਾਯੋ। ੧੧੩੩। 


ਘਾਇ ਹਲੀ ਸਹਿ ਕੈ ਰਿਪੁ ਕੋ ਗਹਿ ਕੈ ਕਰਵਾਰ ਸੁ ਬਾਰ ਕਰਿਯੋ ਹੈ। 
ਧਾਰ ਬਹੀ ਅਰਿ ਕੈਠਿ ਬਿਖੈ ਕਟਿ ਕੈ ਤਿਹ ਕੋ ਸਿਰੁ ਭੂਮਿ ਝਰਿਯੋ ਹੈ। 
ਬਜੁ _ਜਰੇ ਰਥ ਤੇ ਗਿਰਿਯੋ ਤਿਹ ਕੋ ਜਸੁ ਯੌ ਕਬਿ ਨੈ ਉਚਰਿਯੋ ਹੈ। 
ਮਾਨਹੁ ਤਾਰਨ ਲੋਕ ਹੂੰ ਤੇ ਸੁਰ ਭਾਨੁ ਹਨ੍ਯੋ ਸਿਰ ਭੂਮਿ ਪਰਿਯੋ _ਹੈ। ੧੧੩੪। 


੧. “ਹਲ 


ਸੋ ਕਟਿ ਕੈ ਫਲ ਕੋ 


ਕ੍ਰਿਸਨਾਵਤਾਰ ੩੮੧ 


ਇਸ ਤਰ੍ਹਾਂ _ਬਲਰਾਮ _ਨਾਲ _ਗੱਲ _ਕਰ _ਕੇ _ਧੁਜਾ _ਨਾਲ ਸੰਯੁਕਤ _ਬਰਛਾ _ਖਿਚ ਕੇ 
ਚਲਾ _ਦਿੱਤਾ। _ਤਦ _ਬਲਰਾਮ ਨੇ ਹੱਥ _ਵਿਚ _ਧਨੁਸ਼ ਲੈ ਕੇ ਉਸ (ਬਰਛੇ) ਨੂੰ ਆਉਂਦਿਆਂ 
ਹੋਇਆਂ ਵੇਖ _ਲਿਆ। ਬੜੀ _ਹਿੰਮਤ ਨਾਲ _ਅਚਾਨਕ _ਹੀ _ਬਾਣ _ਨਾਲ _ਕਟ ਕੇ ਧਰਤੀ 
ਉਤੇ ਸੁਟ _ਦਿੱਤਾ। (ਇੰਜ _ਪੁਤੀਤ ਹੁੰਦਾ ਹੈ) ਮਾਨੋ _ ਖੰਭਾਂ _ਵਾਲਾ _(ਉਡਣਾ) _ਸੱਪ _ਗਰੁੜ 
ਦੇ ਹੱਥ ਆ ਗਿਆ ਹੋਵੇ (ਅਤੇ ਉਸ ਨੇ) ਕ੍ਰੋਧ ਨਾਲ ਮਾਰ ਦਿੱਤਾ ਹੋਵੇ।੧੧੨੮। 

ਗਜ ਸਿੰਘ ਨੇ ਕ੍ਰੋਧ ਨਾਲ _ਭਰ ਕੇ _ਬਰਛਾ _ਵੈਰੀ ਵਲ ਚਲਾ _ਦਿੱਤਾ। (ਉਹ) ਜਾ 
ਕੇ ਬਬਲਰਾਮ ਦੇ ਸ਼ਰੀਰ ਵਿਚ ਲਗਾ, (ਉਸ ਦੇ) ਲਗਦਿਆਂ ਹੀ ਉਸ (ਬਲਰਾਮ) ਨੇ ਬਹੁਤ 
ਦੁਖ ਪਾਇਆ। ਉਸ ਦਾ ਪੁਚੰਡ ਫਲ ਪਾਰ ਨਿਕਲ ਗਿਆ, ਉਸ ਦੀ ਛਬੀ ਦਾ ਯਸ਼ (ਕਵੀ) 
ਦੇ ਮਨ ਵਿਚ ਇਸ ਤਰ੍ਹਾਂ ਆਇਆ। ਮਾਨੋ ਗੰਗਾ ਦੀ ਧਾਰ _ਵਿਚ _ਉੱਚੇ _ਉਠ ਕੇ _ਕਛੂਏ 
ਨੇ ਸਿਰ ਚੁਕਿਆ ਹੋਵੇ।੧੧੨੯। 

ਸਾਂਗ ਦੀ (ਸਟ) ਲਗਦਿਆਂ ਹੀ ਬਲਰਾਮ ਨੇ ਉਸ ਨੂੰ ਪਕੜ ਕੇ ਰਥ ਵਿਚੋਂ ਬਾਹਰ 
ਸੁਟ ਦਿੱਤਾ। _ਮੂਰਛਿਤ ਹੋ ਕੇ _ਧਰਤੀ _ਉਤੇ _ਡਿਗ _ਪਿਆ, (ਪਰ) ਮਰਿਆ ਨਹੀਂ, (ਇੰਜ 
ਲਗਦਾ _ਹੈ) ਮਾਨੋ _ਕਲਪ _ਬ੍ਰਿਛ _ਡਿਗ _ਪਿਆ ਹੋਵੇ ਜੋ _(ਈਸ਼ਵਰੀ) ਜੋਤਿ _ਨਾਲ _ਮੜ੍ਹਿਆ 
ਹੋਇਆ ਹੈ। ਜਦੋਂ ਹੋਸ਼ ਆਈ ਤਾਂ ਭਰਮ ਖਤਮ ਹੋ _ਗਿਆ ਅਤੇ ਉਠ ਕੇ ਖੜਾ ਹੋ _ਗਿਆ 
ਅਤੇ ਮਨ ਵਿਚ ਕ੍ਰੋਧ ਵਸ _ਗਿਆ। ਰਥ ਨੂੰ ਵੇਖ ਕੇ ਜ਼ੋਰ ਨਾਲ ਭਜ ਕੇ ਉਪਰ ਚੜ੍ਹ 
ਗਿਆ। (ਇੰਜ ਲਗਦਾ ਹੈ) ਮਾਨੋ ਸ਼ੇਰ _ਕੁਦ ਕੇ ਪਰਬਤ _ਉਤੇ ਚੜ੍ਹ ਗਿਆ ਹੋਵੇ।੧੧੩0। 


ਫਿਰ ਬਲਵਾਨ ਸੂਰਮਾ ਆ ਕੇ ਗਜ ਸਿੰਘ ਨਾਲ ਲੜ _ਪਿਆ ਅਤੇ ਮਨ ਵਿਚ 
ਬਿਲਕੁਲ _ਨ _ਡਰਿਆ। _ਧਨੁਸ਼, _ਬਾਣ, ਕ੍ਰਿਪਾਨ, _ਗਦਾ (ਆਦਿਕ _ਹਥਿਆਰ) _ਸੰਭਾਲ ਕੇ, 
ਵੈਰੀ ਦਾ ਜੋ ਬਾਣ ਆਉਂਦਾ ਵੇਖਿਆ, ਉਸ 
ਸੁਟ ਦਿੱਤਾ। ਕਵੀ ਸ਼ਿਆਮ ਕਹਿੰਦੇ ਹਨ, ਮਹਾਨ _(ਸੂਰਮਾ) 
ਵੀ ਪਿਛੇ _ਨਹੀਂ _ਹਟਿਆ _ਹੈ।੧੧੩੧। 
ਲੈ 


ਕੇ 
ਬਲਵਾਨ _ ਗਜ __ ਸਿੰਘ ਨੇ _ (ਹੱਥ ਵਿਚ) _ਬਰਛਾ _ ਲੈ 
ਚਲਾਇਆ। ਉਸ ਨੇ (ਬਰਛੇ) ਨੂੰ ਆਉਂਦੇ ਹੋਇਆ ਵੇਖ ਉਂ 
ਕਟ ਕੇ ਫਿਰ ਭੂਮੀ ਉਤੇ _ਡਿਗਾ _ਦਿੱਤਾ। _ਜਦੋਂ ਉਹ ਫਲ ਤੋਂ _ਹੀਣਾ ਹੋ ਗਿਆ (ਤਾਂ ਗਜ 
ਸਿੰਘ ਨੇ) _ਕਸ ਕੇ ਬਲਰਾਮ _ਦੇ ਸ਼ਰੀਰ _ਵਿਚ _ ਲਗਾ _ ਦਿੱਤਾ।੧੧੩੨। 

ਗਜ ਸਿੰਘ ਨੇ ਹੱਥ _ਵਿਚ ਤਲਵਾਰ ਪਕੜ _ਕੇ _ਬਲਰਾਮ _('ਅਨੰਤ”) ਉਪਰ ਚਲਾ 
ਦਿੱਤੀ। ਤਦ ਫਿਰ _ਬਲਰਾਮ ਨੇ ਹੱਥ ਵਿਚ ਢਾਲ ਲੈ ਕੇ ਵੈਰੀ ਦੇ ਵਾਰ ਨੂੰ ਬਚਾ _ਲਿਆ। 
ਢਾਲ _ਦੇ ਫਲ ਉਤੇ ਤਲਵਾਰ ਦੀ ਧਾਰ _ਵਜੀ (ਤਾਂ ਉਸ ਵਿਚੋਂ) ਚਿੰਗਾਰੀ ਉਠੀ, ਜਿਸ 
ਦੀ ਉਪਮਾ ਕਵੀ ਨੇ ਇਸ ਤਰ੍ਹਾਂ _ਕੀਤੀ। _ਮਾਨੋ ਬਰਖਾ ਰੁਤ _ਦੀ _ਰਾਤ _ਵਿਚ _ਬਿਜਲੀ 
ਦੀ _ਲਿਸ਼ਕ _ਨੇ ਤਾਰਿਆਂ ਨੂੰ ਪ੍ਰਗਟ _ਕਰ _ਦਿੱਤਾ _ਹੋਵੇ।੧੧੩੩। 

ਵੈਰੀ ਦਾ ਘਾਓ ਸਹਾਰ ਕੇ, ਫਿਰ ਹੌਥ ਵਿਚ ਤਲਵਾਰ ਪਕੜ ਕੇ 
ਕੀਤਾ। (ਤਲਵਾਰ _ਦੀ) ਧਾਰ ਵੈਰੀ ਦੇ ਗਲੇ ਵਿਚ ਵਗ _ਗਈ ਅਤੇ ਉਸ ਸਿਰ 
ਕੇ ਧਰਤੀ _ਉਤੇ _ਡਿਗ _ਪਿਆ। ਹੀਰਿਆਂ ਨਾਲ ਜੜ੍ਹੇ ਹੋਏ ਰਥ ਵਿਚੋਂ ਡਿਗ _ਪਿਆ, 
ਦਾ ਯਸ਼ ਕਵੀ ਨੇ ਇਸ ਤਰਾਂਹ ਉਚਾਰਿਆ ਹੈ। ਮਾਨੋ ਤਾਰਿਆਂ ਦੇ ਲੋਕ ਵਿਚੋਂ, ਦੇਵਤਿਆਂ 
ਦੁਆਰਾ ਮਾਰਿਆ ਹੋਇਆ ਸੂਰਜ ਰੂਪ ਸਿਰ ਧਰਤੀ ਉਤੇ ਆ ਡਿਗਾ ਹੋਵੇ।੧੧੩੪। 


੩੮੨ 


ਸੀ _ਦਸਮ-ਗ੍ਰੰਥ _ਸਾਹਿਬ 


ਮਾਰਿ ਲਯੋ ਗਜ ਸਿੰਘ ਜਬੈ ਤਜਿ ਕੈ ਰਨ ਕੋ ਸਭ ਹੀ ਭਟ ਭਾਗੇ। 

ਸੂਉਨ ਭਰੇ ਲਖਿ ਲੋਥ ਡਰੇ ਨਹਿ ਧੀਰ ਧਰੇ ਨਿਸ ਕੇ ਜਨੁ ਜਾਗੇ। 

ਮਾਰਿ ਲਏ ਨ੍ਰਿਪ ਪੰਚ ਭਗੇ ਤਿਨ ਯੌ ਕਹਿਯੋ ਜਾ ਅਪਨੇ ਪੂਭਿ ਆਗੇ। 

ਯੌ ਸੁਨਿ ਕੈ ਦਲਿ ਧੀਰ ਛੁਟਿਯੋ ਨ੍ਰਿਪ ਹੀਯੋ ਫਟਿਯੋਂ ਰਿਸ ਮੈ ਅਨੁਰਾਗੇ। ੧੧੩੫। 


/ਇਤ ਤੀ ਲੰਚਤੂ ਨਾਟਕ ਨੁੱਲੇਂ_/ਸਨਾਵਤਾਨੇ ਸ਼ੁਧ ਪੁਠੰਲੇ ਨਗ਼ਸਆ ਲਧਹ _ਧਯਾ/ਠ _ਖਤੰ/ 


ਦੰਹਰ” 
ਅਣਗ ਸਿੰਘ ਅਉ ਅਚਲ ਸੀ ਅਮਿਤ ਸਿੰਘ ਨ੍ਰਿਪ ਤੀਰ। 
ਅਮਰ _ਸਿੰਘ ਅਰ _ਅਨਘ ਸੀ __ਮਹਾਰਥੀ _ਰਨਧੀਰ। _੧੧੩੬। 
ਮਾਵੀਯ” 
ਦੇਖਿ ਤਿਨੈ ਨ੍ਰਿਪ ਸੈਧਿ ਜਰਾ ਹਥੀਆਰ ਧਰੇ ਲਖਿ ਬੀਰ ਪਚਾਰੇ। 
ਪੇਖਹੁ ਆਜ _ਅਯੋਧਨ ਮੈ ਨ੍ਰਿਪ ਪੰਚ ਬਲੀ _ਜਦੁਬੀਰ ਸੰਘਾਰੇ। 
ਤਾ ਸੈਗਿ ਜਾਇ ਭਿਰੋ ਤੁਮ ਹੂੰ ਤਜਿ ਸੰਕ ਨਿਸੰਕ ਬਜਾਇ ਨਗਾਰੇ। 
ਯੌ ਸੁਨਿ ਕੈ ਪੁਭ ਕੀ ਬਤੀਯਾ ਅਤਿ ਕੋਪ ਭਰੇ ਰਨ ਓਰਿ ਪਧਾਰੇ। ੧੧੩੭। 
ਆਵਤ ਹੀ ਜਦੁਬੀਰ ਤਿਨੋ ਰਨ ਭੂਮਿ ਬਿਖੈ ਜਮ ਰੂਪ ਨਿਹਾਰਿਯੋ। 
ਪਾਨਿ ਗਹੇ ਧਨੁ ਬਾਨ ਸੋਊ ਰਨ ਬੀਚ _ਤਿਨੋ _ਬਲਿਦੇਵ ਹਕਾਰਿਯੋ। 
ਖਗ _ਕਸੇ ਕਟਿ ਮੈ ਅੰਗ ਕੌਚ ਲੀਏ ਬਰਛਾ ਅਣਗੇਸ ਪੁਕਾਰਿਯੋ। 
ਆਇ ਭਿਰੋ ਹਰਿ ਜੂ ਹਮ ਸਿਉ ਅਬ ਠਾਢੋ ਕਹਾ ਇਹ ਭਾਤ ਉਚਾਰਿਯੋ। ੧੧੩੮। 


ਦੇਖਿ ਤਬੈ ਤਿਨ ਕੋ ਹਰਿ ਜੂ ਤਬ ਹੀ ਰਨ ਮੈ ਪੰਚ ਬੀਰ ਹਕਾਰੇ। 
ਸ੍ਯਾਮ ਸੁ ਸੈਨ ਚਲਿਯੋ ਇਤ ਤੇ ਉਤ ਤੇਊ ਚਲੇ ਸੁ ਬਜਾਇ ਨਗਾਰੇ। 
ਪਟਸਿ ਲੋਹ ਹਥੀ ਪਰਸੇ ਅਗਨਾਯੁਧ ਲੈ ਕਰਿ ਕੋਪ ਪੁਹਾਰੇ। 


ਜੂਝਿ ਗਿਰੇ ਇਤ ਕੇ ਉਤ ਕੇ ਭਟ ਭੂਮਿ ਗਿਰੇ ਸੁ ਮਨੋ ਮਤਵਾਰੇ। ੧੧੩੯। 


ਜੁਧ ਭਯੋ ਤਿਹ ਠਉਰ ਬਡੋ _ਚਢਿ ਕੈ ਸਭ ਦੇਵ ਬਿਵਾਨਨਿ ਆਏ। 
ਕਉਤਕ ਦੇਖਨ ਕਉ ਰਨ ਕੋ ਕਬਿ ਸ੍ਯਾਮ ਕਹੈ ਮਨ ਮੋਦ ਬਢਾਏ। 
ਲਾਗਤ ਸਾਂਗਨ ਕੇ ਭਟ ਯੌ ਗਿਰ ਅਸਵਨ ਤੇ ਧਰਨੀ ਪਰ ਆਏ। 
ਸੋ ਫਿਰ ਕੈ ਉਠਿ ਜੁਧ ਕਰੈ ਤਿਹ ਕੇ ਗੁਨ ਕਿੰਨ ਗੰਧੂਬ ਗਾਏ। ੧੧੪0। 
ਕਾ/ਥਤੁ 
ਕੇਤੇ ਬੀਰ ਭਾਜੇ ਕੇਤੇ ਗਾਜੇ ਪੁਨਿ ਆਇ ਆਇ 
ਧਾਇ ਧਾਇ ਹਰਿ ਜੂ ਸੋ ਜੁਧ ਵੇ ਕਰਤ ਹੈ। 


ਕ੍ਰਿਸਨਾਵਤਾਰ ੩੮੩ 


ਦੋ ਸਿੰਘ ਨੂੰ ਮਾਰ ਲਿਆ ਗਿਆ, (ਤਦੋਂ ਹੀ) ਸਾਰੇ ਸੂਰਮੇ _ਰਣ-ਭੂਮੀ ਨੂੰ 
ਲਹੂ 


ਰਾਜਾ _(ਜਰਾਸੰਧ) ਪਾਸ _ਅਣਗ ਸਿੰਘ, ਅਚਲ ਸਿੰਘ, ਅਮਿਤ ਸਿੰਘ, ਅਮਰ ਸਿੰਘ 
ਅਤੇ _ ਅਨਘ _ ਸਿੰਘ (ਨਾਂ ਦੇ) ਮਹਾਨ _ਰਥੀ _ ਅਤੇ _ ਰਣਧੀਰ _ਹਨ।੧੧੩੬। 


ਉਨ੍ਹਾਂ (ਪੰਜਾਂ) ਨੂੰ ਵੇਖ _ਕੇ ਰਾਜਾ _ਜਰਾਸੰਧ _ਨੇ _ਸ਼ਸਤੁ _ਧਾਰਨ ਕੀਤੇ ਅਤੇ ਤਕ ਕੇ 
ਸੂਰਮਿਆਂ ਨੂੰ _ਵੰਗਾਰਿਆ। _ਅਤੇ _ਕਿਹਾ--ਵੇਖੋ, _ਅਜ _ ਕ੍ਰਿਸ਼ਨ _ਨੇ _ਯੁੱਧ-ਭੂਮੀ _ਵਿਚ _ਪੰਜ 
ਬਲਵਾਨ ਰਾਜੇ _ਮਾਰ _ਦਿੱਤੇ _ਹਨ। _ਹੁਣ ਤੁਸੀਂ ਉਸ ਨਾਲ ਜਾ ਕੇ ਲੜੋ, ਸੰਗ _ਸੈਕੋਚ ਨੂੰ 
ਛਡ ਦਿਓ, ਨਿਸੰਗ ਹੋ ਕੇ ਨਗਾਰੇ _ਵਜਾਓ। (ਆਪਣੇ) ਸੁਆਮੀ ਦੀ ਇਸ ਤਰ੍ਹਾਂ 
ਸੁਣ ਕੇ ਕ੍ਰੋਧ ਨਾਲ ਭਰੇ ਹੋਏ (ਰਾਜੇ) _ਰਣ-ਭੂਮੀ _ਵਲ ਚਲ _ ਪਏ।੧੧੩੭। 

ਉਨ੍ਹਾਂ ਨੇ ਆਉਂਦਿਆਂ ਹੀ ਰਣ-ਭੂਮੀ ਵਿਚ ਕ੍ਰਿਸ਼ਨ ਨੂੰ ਯਮ ਦੇ ਰੂਪ ਵਿਚ ਵੇਖਿਆ। 
ਹੱਥ _ਵਿਚ _ਧਨੁਸ਼ _ਬਾਣ ਲੈ ਕੇ ਉਨ੍ਹਾਂ ਨੇ ਰਣ-ਭੂਮੀ _ਵਿਚ _ਬਲਰਾਮ _ਨੂੰ _ਵੈਗਾਰਿਆ। 
ਤਲਵਾਰ _ਲਕ _ਨਾਲ ਕਸ ਕੇ (ਬੈਨ੍ਹੀ ਹੋਈ ਹੈ), ਸ਼ਰੀਰ ਉਤੇ ਕਵਚ _ਪਾ ਕੇ ਅਤੇ _ਬਰਛਾ 
ਲੈ ਕੇ ਅਣਗ ਸਿੰਘ ਨੇ ਲਲਕਾਰਿਆ ਹੈ। ਹੇ ਕ੍ਰਿਸ਼ਨ! ਮੇਰੇ ਨਾਲ ਆ ਕੇ ਲੜੋ, ਹੁਣ 
ਖੜੋਤੇ ਕਿਉਂ” ਹੋ--ਇਸ _ ਤਰ੍ਹਾਂ _ਕਿਹਾ।੧੧੩੮। 

ਉਸੇ ਵੇਲੇ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਵੇਖਿਆ ਅਤੇ ਤਦ ਹੀ ਰਣ ਵਿਚ ਪੰਜਾਂ 
ਨੂੰ _ਲਲਕਾਰਿਆਂ। _ਇਧਰੋਂ ਸਰੀ ਕ੍ਰਿਸ਼ਨ, ਸੈਨਾ _ਸਮੇਤ _ਚਲ _ਪਏ _ਅਤੇ ਉਧਰੋਂ __ਉਹ _ਧੌੱਸੇ 
ਵਜਾਉਂਦੇ ਹੋਏ ਚਲ _ਪਏ। ਜੋ ਹੱਥਾਂ ਵਿਚ ਪੌਟੇ, ਤਲਵਾਰਾਂ, _ਕੁਹਾੜੀਆਂ ਅਤੇ ਬੰਦੂਕਾਂ _ਲੈ 

ਜਾ 


ਲਾ = 


ਗਏ _ਹਨ, ਕਿਤਨੇ ਫਿਰ ਆ ਆ ਕੇ (ਰਣ-ਭੂਮੀ ਵਿਚ) 
ਭਜ ਕੇ ਕ੍ਰਿਸ਼ਨ ਜੀ ਨਾਲ ਯੁੱਧ ਕਰਦੇ _ਹਨ। _ਕਿਤਨੇ ਹੀ 


੩੮੪ 


ਸੀ _ਦਸਮ-ਗ੍ਰੰਥ _ਸਾਹਿਬ 


ਕੇਤੇ ਭੂਮਿ ਗਿਰੇ ਕੇਤੇ ਭਿਰੇ ਗਜ ਮਤਨ ਸੋ 

ਲਰੇ ਤੇਤੋ ਮਿ੍‌ਿਤਕ ਹ੍ਹੈ ਕੈ ਛਿਤਿ ਮੈ ਪਰਤ ਹੈ। 

ਅਉਰ ਦਉਰ ਪਰੇ ਮਾਰ ਮਾਰ ਹੀ _ਉਚਰੇ 

ਹਥਿਯਾਰਨ ਉਘਰੇ ਪਗੁ ਏਕ ਨ _ਟਰਤ ਹੈ। 

ਸੁਉਣਤ ਉਦਧਿ ਲੋਹ ਆਚ ਬੜਵਾਨਲ ਸੀ 

ਪਉਨ _ਬਾਨ _ਚਲੈ ਬੀਰ ਤ੍ਰਿਣ ਜਿਉ ਜਰਤ _ਹੈ। _੧੧੪੧। 

ਹਾਵੀਲ” 

ਅਣਗੇਸ ਬਲੀ ਤਬ _ਕੋਪਿ ਭਰਿਯੋ ਮਨਿ ਜਾਨ ਨਿਦਾਨ ਕੀ ਮਾਰ ਮਚੀ _ਜਬ। 
ਸ੍ਯੰਦਨ ਧੈ ਚਢਿ ਕੈ ਕਢਿ ਕੈ ਕਸਿ ਬਾਨ ਕਮਾਨ ਤਨਾਇ ਲਈ ਤਬ। 
ਸਰੀ ਹਰਿ ਕੀ ਪ੍ਰਿਤਨਾ ਹੂ ਕੇ ਊਪਰਿ ਆਇ ਪਰਿਯੋ ਤਿਨ ਬੀਰ ਹਨੇ ਸਬ। 
ਭਾਜਿ ਗਏ ਤਮ ਸੇ ਅਰਿ ਯੋ ਨ੍ਰਿਪ ਪਾਵਤ ਭਯੋ _ਰਨਿ ਸੂਰਜ ਕੀ ਛਬਿ। ੧੧੪੨। 


ਪ੍ਰੇਰਿ ਤੁਰੰਗ ਸੁ ਆਗੇ ਭਯੋ ਕਰਿ ਲੈ ਅਸਿ ਢਾਰ ਬਡੀ ਧਰ ਕੈ। 

ਕਛੁ ਜਾਦਵ ਸੋ ਤਿਨਿ ਜੁਧੁ ਕਰਿਯੋ ਨ ਟਰਿਯੋ ਤਿਨ ਸੋ ਪਗ ਦੁਇ ਡਰ ਕੈ। 
ਜਦੁਬੀਰ ਕੇ ਸਾਮੁਹੇ ਆਇ ਅਰਿਯੋ ਬਹੁ _ਬੀਰਨ ਪ੍ਰਾਨ ਬਿਦਾ ਕਰਿ _ਕੈ। 
ਗ੍ਿਹੁ ਕੋ_ਨ ਚਲੋ ਇਹ ਮੋ ਪਨ ਹੈ ਕਿਧੋ ਪ੍ਰਾਨ ਤਜਉ ਕਿ ਤ੍ਰੈ ਮਰਿ ਕੈ। ੧੧੪੩। 


ਯੌ ਕਹਿ ਕੈ ਅਸਿ ਕੋ ਗਹਿ ਕੈ ਜਦੁਬੀਰ ਚਮੂ ਕਹੁ ਜਾਇ ਹਕਾਰਾ। 
ਜਾਦਵ ਸੈਨ ਹੂੰ ਤੇ ਨਿਕਸਿਯੋ ਰਨ ਸੁੰਦਰ ਨਾਮ ਸਰੂਪ _ਅਪਾਰਾ। 
ਪ੍ਰੇਰਿ ਤੁਰੰਗ ਭਯੋ _ਸਮੁਹੇ ਨ੍ਰਿਪ ਮੁੰਡ ਕਟਿਯੋ ਨ ਲਗੀ ਕਛੁ _ਬਾਰਾ। 
ਯੌ ਧਰ ਤੇ ਸਿਰ ਛੂਟ ਪਰਿਯੋ ਨਭਿ ਤੇ ਟੂਟ ਪਰੋ _ਛਿਤ ਤਾਰਾ। ੧੧੪੪।। 


ਪੁਨਿ ਦਉਰਿ ਪਰਿਯੋ ਜਦੁਵੀ ਪ੍ਰਿਤਨਾ ਪਰ _ਸ੍ਯਾਮ ਕਹੈ ਅਤਿ _ਕੀਨ ਰੁਸਾ। 
ਉਤ ਤੇ ਜਦੁਬੀਰ ਫਿਰੇ ਇਕਠੇ ਅਰਿਰਾਇ ਬਢਾਇ ਕੈ ਚਿਤ ਗੁਸਾ। 
ਅਗਨਸਤੁ ਛੁਟਿਯੋ ਨ੍ਰਿਪ ਕੇ ਕਰ ਤੇ ਜਰਗੇ ਮਨੋ ਪਾਵਕ ਬੀਚ _ਤੁਸਾ। 
ਕਟਿ ਅੰਗ ਪਰੇ ਬਹੁ ਜੋਧਨ ਕੇ ਮਨੋ ਜਗ ਕੇ ਮੰਡਲ ਮਧਿ ਕੁਸਾ। ੧੧੪੫। 


ਕਾਨ ਪ੍ਰਮਾਨ ਲਉ ਥੈਚ ਕਮਾਨ ਸੁ ਬੀਰ ਨਿਹਾਰ ਕੈ ਬਾਨ ਚਲਾਵੈ। 
ਜੋ ਇਨਿ ਊਪਰਿ ਆਨ ਪਰੇ ਸਰ ਸੋ ਅਧ ਬੀਚ ਤੇ ਕਾਟਿ ਗਿਰਾਵੈ। 
ਲੋਹ ਹਥੀ ਪਰਸੇ ਕਰਿ ਲੈ ਬ੍ਰਿਜਨਾਥ ਕੀ ਦੇਹਿ ਪ੍ਰਹਾਰ ਲਗਾਵੈ। 
ਜੁਧ ਸਮੈ ਥਕਿ ਕੈ ਜਕਿ ਕੈ ਜਦੁਬੀਰ ਕਉ ਪਾਰ ਸੰਭਾਰ ਨ _ਆਵੈ। _੧੧੪੬। 


ਕ੍ਰਿਸਨਾਵਤਾਰ ੩੮੫ 


ਪਏ ਹਨ, ਕਿਤਨੇ ਹੀ ਮਸਤ ਹਾਥੀਆਂ ਨਾਲ _ਲੜ ਰਹੇ ਹਨ, ਕਿਤਨੇ 
4 ਉਹ ਸਾਰੇ ਮਰ ਕੇ ਧਰਤੀ ਉਤੇ ਪਏ ਹਨ। ਹੋਰ ਦੌੜ ਕੇ ਪੈਂਦੇ ਹਨ, 'ਮਾਰੋ- 
ਹਨ, ਹਥਿਆਰਾਂ ਨੂੰ _ਉਲਾਰਦੇ ਹਨ, ਅਤੇ _(ਰਣ-ਭੂਮੀ ਤੋਂ) ਇਕ ਕਦਮ ਵੀ 
ਹਟਦੇ _ਹਨ। _('ਰਣ ਭੂਮੀ”) ਲਹੂ _ਦਾ ਸਮੁੰਦਰ ਹੈ, ਹਥਿਆਰ _ਬੜਵਾਨਲ _ਦੀ 
ਅੱਗ _ਹੈ, ਤੀਰਾਂ _ਦਾ _ਚਲਣਾ _ਹਵਾ ਹੈ ਅਤੇ (ਉਸ _ਵਿਚ) ਸੂਰਮੇ _ਕੱਖਾਂ ਵਾਂਗ _ਸੜਦੇ 


ਮਾਵੀਯ” 

ਬਲਵਾਨ _ਅਣਗ _ ਸਿੰਘ _ਤਦ ਕ੍ਰੋਧ _ਨਾਲ _ਭਰ ਗਿਆ, (ਜਦ) ਮਨ ਵਿਚ ਜਾਣ 
ਲਿਆ ਕਿ ਓੜਕ ਦੀ ਮਾਰ ਮਚ ਗਈ ਹੈ। ਰਥ ਉਤੇ ਚੜ੍ਹ ਕੇ, (ਤੀਰ) ਕਢ ਕੇ ਅਤੇ 
ਧਨੁਸ਼ ਵਿਚ _ਬਾਣ ਕਸ ਕੇ ਤਦ (ਕੰਨ ਤਕ) ਖਿਚ _ਲਿਆ। ਸ੍ਰੀ ਕ੍ਰਿਸ਼ਨ ਦੀ ਸੈਨਾ ਉਤੇ 
ਆ ਪਿਆ ਅਤੇ ਉਸ ਦੇ ਸਾਰੇ ਸੂਰਮੇ _ਮਾਰ ਦਿੱਤੇ। ਰਾਜੇ ਨੂੰ ਵੇਖ _ਕੇ _ਵੈਰੀ ਰਣ-ਭੂਮੀ 
ਵਿਚੋਂ (ਇਸ ਤਰ੍ਹਾਂ) ਭਜ _ਗਏ ਜਿਵੇਂ ਸੂਰਜ ਦੀ ਜੋਤਿ ਨੂੰ ਵੇਖ ਕੇ ਹਨੇਰਾ _ਭਜ _ਜਾਂਦਾ 
ਹੰ।੧੧੪੨। 

ਹੱਥ ਵਿਚ ਵਡੀ ਸਾਰੀ ਤਲਵਾਰ ਅਤੇ ਢਾਲ ਲੈ ਕੇ ਅਤੇ ਘੋੜੇ ਨੂੰ ਪ੍ਰੇਰ ਕੇ (ਸਾਰੀ 
ਸੈਨਾ ਦੇ) ਅਗੇ ਹੋ ਗਿਆ। ਕੁਝ _ਯਾਦਵਾਂ ਨਾਲ ਯੁੱਧ _ਕੀਤਾ, ਪਰ ਉਨ੍ਹਾਂ ਤੋਂ ਡਰ ਕੇ ਦੋ 
ਕਦਮ ਵੀ ਪਿਛੇ 


ਦੇ ਸਾਹਮਣੇ ਆ ਡਟ _ਗਿਆ। (ਅਤੇ ਕਹਿਣ _ਲਗਾ--) ਘਰ ਨਹੀਂ ਜਾਵਾਂਗਾ, ਮੇਰਾ 
ਪ੍ਰਣ ਹੈ, ਜਾਂ ਤਾਂ ਪ੍ਰਾਣ ਤਿਆਗ _ਦਿਆੰਗਾ _ਜਾਂ_ ਤੈਨੂੰ _ਮਾਰ _ਦਿਆਂਗਾ।੧੧੪੩। 
ਇਸ ਤਰ੍ਹਾਂ ਕਹਿ ਕੇ ਅਤੇ ਤਲਵਾਰ ਨੂੰ ਪਕੜ ਕੇ ਸ੍ਰੀ ਕ੍ਰਿਸ਼ਨ ਦੀ ਸੈਨਾ ਨੂੰ 
ਕੇ _ਲਲਕਾਰਿਆ। _ਯਾਦਵ _ਸੈਨਾ ਤੋਂ ਇਕ (ਯੋਧਾ) _ਰਣ-ਭੂਮੀ _ਵਿਚ ਨਿਕਲਿਆ _ਜਿਸ 
ਸੁੰਦਰ ਹੈ ਅਤੇ ਰੂਪ ਅਪਾਰ ਹੈ। ਘੋੜੇ ਨੂੰ ਪ੍ਰੇਰ ਕੇ _ਰਾਜੇ ਦੇ ਸਾਹਮਣੇ ਆਇਆ। 
ਨੇ ਉਸ ਦਾ ਸਿਰ ਕਟ ਦਿੱਤਾ ਅਤੇ ਕੁਝ ਵੀ ਦੇਰ ਨ ਲਗੀ। ਧੜ ਤੋਂ ਸਿਰ ਇਸ 
ਵਖ ਹੋਕੇ ਧਰਤੀ ਉਤੇ ਡਿਗ ਪਿਆ, ਜਿਸ ਤਰ੍ਹਾਂ ਆਕਾਸ਼ ਤੋਂ ਤਾਰਾ ਟੁੱਟ ਕੇ ਧਰਤੀ 
ਆ ਡਿਗਦਾ _ਹੈ।੧੧੪੪। 
( 


ਨਹੀਂ ਹਟਿਆ। ਬਹੁਤ ਸੂਰਮਿਆਂ ਦੇ ਪੁਰਾਣਾਂ ਨੂੰ ਵਿਦਾ ਕਰ ਕੇ ਸ੍ਰੀ ਕ੍ਰਿਸ਼ਨ 
ਕੇ 


ਹੈ 
ਤਹ 
ਇਿ 
ਹੇ 
ਨ 
੨ 
ਗੁ 
ਿ 
ਡੂ 
। 


ਹੋ 

ਕਰੋਧ ਵਧਾ ਕੇ ਅਰੜਾ ਕੇ (ਆ ਪਏ ਹਨ)। ਰਾਜੇ 
ਹੈ। (ਉਸ ਨਾਲ ਸੈਨਿਕ ਇੰਜ) ਸੜ _ਗਏ ਹਨ ਮਾਨੋ _ਔਂਗ ਵਿਚ ਕੱਖ 
ਬਹੁਤੇ ਯੋਧਿਆਂ ਦੇ ਅੰਗ _ਕਟ ਗਏ ਹਨ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ 
ਵਿਚ _ਕੁਸਾ (ਘਾਹ) ਪਿਆ _ਹੋਵੇ।੧੧੪੫। 

ਕੰਨ ਤਕ ਕਮਾਨ ਖਿਚ _ਕੇ ਅਤੇ ਸੂਰਮਿਆਂ ਨੂੰ ਨਿਸ਼ਾਨਾ ਬਣਾ ਕੇ _ਬਾਣ ਚਲਾਉਂਦੇ 
ਹਨ। ਜੋ ਬਾਣ ਇਨ੍ਹਾਂ ਉਪਰ ਆ ਕੇ ਪੈਂਦੇ ਹਨ, ਉਨ੍ਹਾਂ ਨੂੰ _ਔਧ _ਵਿਚਾਲਿਓਂ ਹੀ 
ਗਿਰਾ ਦਿੰਦੇ ਹਨ। ਤਲਵਾਰਾਂ (ਲੋਹ ਹਥੀ”) ਅਤੇ ਕੁਹਾੜੇ ਲੈ ਕੇ ਕ੍ਰਿਸ਼ਨ ਦੇ ਸ਼ਰੀਰ ਉਤੇ 
ਸਟਾਂ ਮਾਰਦੇ ਹਨ। ਯੁੱਧ ਵੇਲੇ ਥਕ ਕੇ ਅਤੇ ਅਕ ਕੇ ਕ੍ਰਿਸ਼ਨ ਨੂੰ ਦੀ 
ਹੀ ਨਹੀ ਆਉ'ਦੀ।੧੧੪੬। 


ਪੰ ਕੱ 
ਪੰ 


੩੮੬ 


ਸੀ _ਦਸਮ-ਗ੍ਰੰਥ _ਸਾਹਿਬ 


ਜੋ ਇਹ ਉਪਰ ਆਇ ਪਰੇ ਭਟ ਕੋਪ ਭਰੇ ਇਨ ਹੂੰ ਸੁ ਨਿਵਾਰੇ। 

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਮਾਰਿ ਰਥੀ ਬਿਰਥੀ ਕਰਿ ਡਾਰੇ। 
ਘਾਇਲ ਕੋਟਿ ਚਲੇ ਤਜਿ ਕੈ ਰਨ ਜੂਝਿ ਪਰੇ ਬਹੁ ਡੀਲ ਡਰਾਰੇ। 

ਯੌ ਉਪਜੀ ਉਪਮਾ ਸੁ ਮਨੋ ਅਹਿਰਾਜ ਪਰੇ ਖਗਰਾਜ ਕੇ _ਮਾਰੇ। ੧੧੪੭। 


ਜੁਧ ਕੀਯੋ ਜਦੁਬੀਰਨ ਸੋ ਉਹ ਬੀਰ ਜਬੈ ਕਰ ਮੈ ਅਸਿ ਸਾਜਿਯੋ। 
ਮਾਰਿ ਚਮੂੰ ਸੁ ਬਿਦਾਰ ਦਈ ਕਬਿ ਰਾਮ ਕਹੈ ਬਲੁ ਸੋ ਨ੍ਰਿਪ ਗਾਜਿਯੋ। 
ਸੋ ਸੁਨਿ ਬੀਰ ਡਰੇ ਸਬਹੀ ਧੁਨਿ ਕਉ ਸੁਨ ਕੈ ਘਨ ਸਾਵਨ ਲਾਜਿਯੋ। 
ਛਾਜਤ ਯੌ _ਅਰਿ ਕੇ ਗਨ ਮੈ ਮ੍ਰਿਗ ਕੇ ਬਨ ਮਨੋ ਸਿੰਘ ਬਿਰਾਜਿਯੋ। ੧੧੪੮। 


ਬਹੁਰ _ਕਰਵਾਰ _ਸੰਭਾਰਿ ਬਿਦਾਰਿ ਦਈ ਧੁਜਨੀ ਨ੍ਰਿਪ ਕੋਟਿ ਮਰੇ। 
ਅਸਵਾਰ ਹਜਾਰ ਪਚਾਸ ਹਨੇ ਰਥ ਕਾਟਿ ਰਥੀ ਬਿਰਥੀ ਸੁ ਕਰੇ। 
ਕਹੂੰ ਬਾਜ ਗਿਰੈ ਕਹੂੰ ਤਾਜ ਜਿਰੇ ਗਜਰਾਰ ਘਿਰੇ ਕਹੂੰ ਰਾਜ ਪਰੇ। 
ਥਿਰੁ ਨਾਹਿ ਰਹੈ ਨ੍ਰਿਪ ਕੋ ਰਥ ਭੂਮਿ ਮਨੋ ਨਟੂਆ ਬਹੁ ਨ੍ਰਿਤ ਕਰੇ। ੧੧੪੯। 


ਏਕ ਅਜਾਇਬ ਖਾਂ ਹਰਿ ਕੋ ਭਟ ਤਾ ਸੰਗ ਸੋ ਨ੍ਰਿਪ ਆਨ ਅਰਿਯੋ ਹੈ। 
ਭਾਜਤ ਨਾਹਿ ਹਠੀ ਰਨ ਤੇ ਅਣਗੇਸ ਬਲੀ ਅਤਿ ਕੋਪ ਭਰਿਯੋ ਹੈ। 
ਲੈ ਕਰਵਾਰ ਪਰਹਾਰ ਕੀਯੋ ਕਟਿਯੋ ਤਿਹ ਸੀਸ ਕਬੰਧ ਲਰਿਯੋ _ਹੈ। 
ਫੇਰਿ ਗਿਰਿਯੋ ਮਾਨੋ ਆਧੀ ਬਹੀ ਦੂਮ ਦੀਰਘ ਭੂ ਪਰਿ ਟੂਟ ਪਰਿਯੋ ਹੈ। ੧੧੫0। 


ਦੇਖਿ ਅਜਾਇਬ ਖਾਨ ਦਸਾ ਤਬ ਗੈਰ ਖਾਂ ਮਨਿ ਰੋਸ ਭਰਿਯੋ। 

ਸੁ ਧਵਾਇ ਕੈ ਸ੍ਯੰਦਨ ਜਾਇ ਪਰਿਯੋ _ਅਰਿ ਬੀਰ ਹੂੰ ਤੇ ਨਹੀ ਨੈਕੁ ਡਰਿਯੋ। 
ਅਸਿ ਪਾਨਿ ਧਰੇ ਰਨ ਬੀਚ ਦੁਹੂੰ ਤਹ ਆਪਸ ਮੈ ਬਹੁ ਜੁਧ ਕਰਿਯੋ। 

ਮਨਿ ਯੋ ਉਪਜੀ ਉਪਮਾ ਬਨ ਮੈ ਗਜ ਸੋ ਮਦ ਕੋ ਗਜ ਆਨਿ ਅਰਿਯੋ। ੧੧੫੧। 


ਗੈਰਤ ਖਾਂ ਬਰਛੀ ਗਹਿ ਕੈ ਬਰ ਸੋ ਅਰਿ ਬੀਰ ਕੀ ਓਰਿ ਚਲਾਈ। 
ਆਵਤ _ਬਿਦੁਲਤਾ ਸਮ ਦੇਖ ਕੈ ਕਾਟਿ ਕ੍ਰਿਪਾਨ ਸੋ ਭੂਮਿ _ਗਿਰਾਈ। 
ਸੋ ਨ ਲਗੀ ਰਿਸ ਕੈ ਰਿਪੁ ਕੋ ਬਰਛੀ ਗਹਿ ਦੂਸਰੀ ਅਉਰ ਚਲਾਈ। 
ਯੌ _ਉਪਮਾ ਉਪਜੀ ਜੀਯ ਮੈ ਮਾਨੋ _ਛੂਟਿ ਚਲੀ ਨਭ ਤੇ ਜੁ ਹਵਾਈ। ੧੧੫੨। 


ਦੂਸਰੀ ਦੇਖ ਕੈ ਸਾਂਗ ਬਲੀ ਨ੍ਰਿਪ ਆਵਤ ਕਾਟਿ ਕੈ ਭੂਮਿ ਗਿਰਾਈ। 
ਲੈ ਬਰਛੀ ਅਪੁਨੇ ਕਰ ਮੈ ਨ੍ਰਿਪ ਗੈਰਤ ਖਾਂ ਪਰ ਕੋਪਿ ਚਲਾਈ। 


ਕ੍ਰਿਸਨਾਵਤਾਰ ੩੮੭ 


ਰਤ ਚ 

% ਨ ਯੰ-੬. ਜੈ. ਘ 
ਯੋ, 
ਜੱ 


੧੨੧ 
. 'ਐ ਤੂ 
ਕੰ 
ਗਰ 0 ਬੱ 
੬ 
; 


ਸੁ ਉ ਲੈ ਕੇ ਵਾਰ 
ਸਿਰ ਕਟਿਆ ਗਿਆ ਹੈ, (ਪਰ) ਧੜ ਨੇ ਬਹੁਤ ਯੁੱਧ ਕੀਤਾ ਹੈ। ਫਿਰ 
ਇਸ ਤਰ੍ਹਾਂ) ਡਿਗ _ਪਿਆ ਹੈ ਮਾਨੋ ਹਨੇਰੀ ਦੇ ਚਲਣ ਨਾਲ ਵੱਡਾ ਸਾਰਾ _ਬ੍ਰਿਛ ਟੁੱਟ ਕੇ 
ਧਰਤੀ ਉਤੇ ਡਿਗਾ ਹੋਵੇ।੧੧੫0। 
ਅਜਾਇਬ ਖ਼ਾਨ ਦੀ ਇਹ ਹਾਲਤ ਵੇਖ ਕੇ ਹਉ ਮਨ ਵਿਚ 
ਗਿਆ। ਉਹ ਰਥ _ ਨੂੰ ਭਜਵਾ ਕੇ (ਯੁੱਧ ਖੇਤਰ ਵਿਚ) ਜਾ ਵੜਿਆ ਅਤੇ ਸ਼ੁਰਵੀਰ 
ਦੋਹਾਂ ਨੇ 


ਸੂਰਮਾ ਕ੍ਰੋਧ ਨਾਲ ਭਰ ਗਿਆ ਹੈ। ਉਸ ਨੇ ਤਲਵਾਰ 


ਸਿੰਘ) ਤੋਂ ਬਿਲਕੁਲ ਨ __ਡਰਿਆ। ਉਨ੍ਹਾਂ ਕੂ 
ਪਕੜੀਆਂ ਹੋਈਆਂ ਹਨ ਅਤੇ ਆਪਸ _ਵਿਚ ਬਹੁਤ ਹੀ ਯੁੱਧ 
ਮਨ ਵਿਚ ਇਸ ਪ੍ਰਕਾਰ ਦੀ ਉਪਮਾ ਪੈਦਾ ਹੋਈ ਹੈ ਕਿ 
ਦੂਜੇ _ਹਾਥੀ _ਨਾਲ _ ਅੜ _ ਖੜੋਤਾ _ਹੈ।੧੧੫੧। 


ਬਿਜਲੀ ਵਾਂਗ ਆਉਂਦੀ _(ਬਰਛੀ) ਨੂੰ ਵੇਖ _ਕੇ, ਕ੍ਰਿਪਾਨ _ਨਾਲ 


ਚੋ 
ਕੇ ਵੈਰੀ ਵਲ ਚਲਾ ਦਿੱਤੀ। (ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ 
ਤੇ ਰ 


੩੮੮ 


ਸੀ _ਦਸਮ-ਗ੍ਰੰਥ _ਸਾਹਿਬ 


ਲਾਗ ਗਈ ਤਿਹ ਕੇ ਮੁਖ ਮੈ ਬਹਿ ਸੁਉਨ ਚਲਿਯੋ ਉਪਮਾ ਠਹਰਾਈ। 
ਕੋਪ ਕੀ ਆਗ ਮਹਾ ਬਢਿ ਕੈ ਡਢ ਕੈ ਹੀਯ ਕਉ ਮਨੋ ਬਾਹਰਿ ਆਈ। _੧੧੫੩। 


ਦੰਹਰ” 
ਮ੍ਰਿਤਕ ਹੁਇ ਧਰਨੀ ਪਰਿਯੋ ਜੋਤਿ ਰਹੀ ਠਹਰਾਇ। 
ਜਨੁ _ਅਕਾਸ ਤੇ _ਭਾਸਕਰਿ _ਪਯੋ ਰਾਹੁ ਡਰ ਆਇ। _੧੧੫੪। 


ਮਾਵੀੰਲ” 
ਕੋਪ ਭਰੇ ਰਨ ਮੈ ਕਬਿ ਸ੍ਯਾਮ ਤਬੈ ਹਰਿ ਜੂ ਇਹ ਭਾਤਿ ਕਹਿਯੋ_ਹੈ। 
ਜੁਧ ਬਿਖੈ ਭਟ ਕਉਨ ਗਨੈ ਲਖਿ ਬੀਰ ਹਨੈ ਮਨ ਮੈ ਜੁ ਚਹਿਯੋ ਹੈ। 
ਜਾਨਤ ਹਉ ਤਿਹ ਤ੍ਰਾਸ ਤੁਮੈ ਕਿਨ ਹੂੰ ਕਰ ਮੈ ਧਨ ਹੂੰ ਗਹਿਯੋ ਹੈ। 


ਤਾਤੇ ਪਧਾਰਹੁ _ਧਾਮਨ ਕੋ ਸੁ _ਲਖਿਯੋ ਤੁਮ ਤੇ ਪੁਰਖਤੁ ਰਹਿਯੋ _ਹੈ। ੧੧੫੫। 


ਐਸੇ _ਕਹਿਯੋ ਜਦੁਬੀਰ ਤਿਨੈ ਸਭ ਹੀ ਰਿਸ ਕੈ ਧਨੁ ਬਾਨ ਸੰਭਾਰਿਯੋ। 
ਹੈ ਕੇ ਇਕਤ੍ਰ ਚਲੇ ਰਲ ਕੋ ਬਲਿ ਬਿਕਰਮ ਪਉਰਖ ਜੀਅ ਬਿਚਾਰਿਯੋ। 
ਮਾਰ ਹੀ_ਮਾਰ ਪੁਕਾਰਿ ਪਰੇ ਜੋਊ ਆਇ ਅਰਿਯੋ_ਅਰਿ ਸੋ ਤਿਹ ਮਾਰਿਯੋ। 
ਹੋਤ ਭਯੋ ਤਿਹ ਜੁਧ ਬਡੋ _ਦੁਹੂੰ ਓਰਨ ਤੇ ਨ੍ਰਿਪ ਠਾਢਿ _ਨਿਹਾਰਿਯੋ। _੧੧੫੬। 


ਏਕ ਸੁਜਾਨ ਬਡੋ ਬਲਵਾਨ ਧਰੇ ਅਸਿ _ਪਾਨਿ ਤੁਰੰਗਮ ਡਾਰਿਯੋ। 

ਅਸੂ _ਪਚਾਸ ਹਨੇ _ਅਰਿ ਯੌ ਅਨਗੇਸ ਬਲੀ ਕਹੁ ਜਾ _ਲਲਕਾਰਿਯੋ। 

ਧਾਇ ਕੈ ਘਾਇ ਕਰਿਯੋ ਨ੍ਰਿਪ ਲੈ ਕਰ ਬਾਮ ਮੈ ਚਾਮ ਕੀ ਓਟਿ ਨਿਵਾਰਿਯੋ। 
ਦਾਹਨੈ _ਪਾਨਿ ਕ੍ਰਿਪਾਨ ਕੋ _ਤਾਨਿ ਸੁਜਾਨ ਕੋ _ਕਾਟਿ ਕੈ ਸੀਸ _ਉਤਾਰਿਯੋ। _੧੧੫੭। 


ਦੰਹਰ” 
ਬੀਰ ਸੁਜਾਨ ਹਨ੍ਯੋ ਜਬੈ _ਅਣਗ ਸਿੰਘ ਤਿਹ _ਠਾਇ। 
ਦੇਖਿਯੋ ਸੈਨਾ ਜਾਦਵੀ ਦਉਰ ਪਰੇ ਅਰਰਾਇ। _੧੧੫੮। 
ਮਾਵੀਲ” 
ਭਟ ਲਾਜ ਭਰੇ ਅਰਰਾਇ ਪਰੇ ਨ ਡਰੇ ਅਰਿ ਸਿਉ ਤੇਊ ਆਇ ਅਰੇ। 
ਅਤਿ ਕੋਪ ਭਰੇ ਸਬ ਲੋਹ ਜਰੇ ਅਬ ਯਾਹਿ ਹਨੋ ਮੁਖ ਤੇ ਉਚਰੇ। 
ਅਸਿ ਭਾਲ ਗਦਾ ਅਰੁ ਲੋਹ ਹਥੀ ਬਰਛੀ ਕਰਿ ਲੈ ਲਲਕਾਰ ਪਰੇ। 
ਕਬਿ ਰਾਮ ਭਨੈ ਨਹੀ ਜਾਤ _ਗਨੇ ਕਿਤਨੇ ਬਰ ਬਾਨ ਕਮਾਨ ਧਰੇ। ੧੧੫੯। 


ਕ੍ਰਿਸਨਾਵਤਾਰ ੩੮੯ 


ਖ਼ਾਨ _ਉਤੇ _ਚਲਾ _ਦਿੱਤੀ। (ਉਹ ਬਰਛੀ) _ਉਸ ਦੇ ਮੂੰਹ ਵਿਚ _ਲਗੀ, _ਲਹੂ _ਵਗ ਪਿਆ, 
(ਉਸ ਦੀ) ਉਪਮਾ (ਕਵੀ ਨੇ ਇਸ ਤਰ੍ਹਾਂ) ਨਿਸਚਿਤ ਕੀਤੀ ਹੈ, ਮਾਨੋ ਕ੍ਰੋਧ ਦੀ _ਔਗ ਬਹੁਤ 
ਵਧ _ਕੇ ਅਤੇ ਹਿਰਦੇ ਨੂੰ ਸਾੜ _ਕੇ _ਬਾਹਰ _ਨਿਕਲ _ਆਈ _ਹੋਵੇ।੧੧੫੩। 


ਕਵੀ ਸ਼ਿਆਮ (ਕਹਿੰਦੇ ਹਨ), ਕ੍ਰੋਧ ਦੇ ਭਰੇ ਹੋਏ ਸੀ ਨੇ 
ਇਸ ਤਰ੍ਹਾਂ ਕਿਹਾ ਹੈ-- ਯੁੱਧ ਵਿਚ ਸੂਰਮਿਆਂ ਦੀ ਗਿਣਤੀ ਕੌਣ ਕਰੇ, _ਮਨ 
ਜੋ ਚਾਹਿਆ ਹੈ, ਸੂਰਮਿਆਂ ਨੂੰ ਵੇਖ ਵੇਖ ਕੇ ਮਾਰਿਆ ਹੈ। ਮੈਂ ਹਾਂ 
ਕਰ ਕੇ ਕਿਸੇ ਨੇ ਵੀ ਹੱਥ ਵਿਚ ਧਨੁਸ਼ ਧਾਰਨ ਨਹੀਂ ਕੀਤਾ ਹੈ। ਲਈ 
(ਕਿਉਂਕਿ ਮੈਂ) ਵੇਖਿਆ ਹੈ ਕਿ ਤੁਹਾਡੇ ਵਿਚੋਂ _ਬਹਾਦਰੀ ਖ਼ਤਮ _ਹੋ_ਗਈ 

ਜਦ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ, (ਤਾਂ) ਸਭ ਨੇ ਕ੍ਰੋਧਿਤ ਹੋਕੇ ਧਨੁਸ਼ 
ਬਾਣ _ਸੰਭਾਲ _ਲਏ। _ਸਾਰੇ _ਇਕੱਠੇ ਹੋ ਕੇ ਯੁੱਧ ਖੇਤਰ ਵਲ ਚਲ _ਪਏ (ਅਤੇ _ਸਭ ਨੇ) 
ਆਪਣੇ ਮਨ _ਵਿਚ _ਸੂਰਵੀਰਤਾ, _ਬਹਾਦਰੀ ਅਤੇ ਦਲੇਰੀ ਨੂੰ ਵਿਚਾਰ _ਲਿਆ। _(ਹਰ ਪਾਸੇ) 
'ਮਾਰੋ-ਮਾਰੋ` ਦੀ ਆਵਾਜ਼ ਪੈ ਰਹੀ ਹੈ, ਉਨ੍ਹਾਂ ਨੇ ਉਸ ਵੈਰੀ ਨੂੰ ਮਾਰ ਮੁਕਾਇਆ (ਜੋ) 


ਨੇ ਖੜੋਂ ਕੇ ਵੇਖਿਆ _ਹੈ।੧੧੫੬। 

ਸੁਜਾਨ (ਨਾਂ ਦਾ) ਇਕ ਵੱਡਾ ਬਲਵਾਨ ਹੱਥ ਵਿਚ ਤਲਵਾਰ ਲੈ ਕੇ ਘੋੜੇ ਨੂੰ ਪ੍ਰੇਰ 
ਕੇ ਲੈ ਆਇਆ। (ਉਸ ਨੇ ਆਉਂਦਿਆਂ ਹੀ) ਪੰਜਾਹ ਘੋੜੇ ਮਾਰ ਦਿੱਤੇ ਅਤੇ ਫਿਰ ਅਣਗ 
ਸਿੰਘ ਨੂੰ ਲਲਕਾਰ ਕੇ (ਉਸ ਅਗੇ) ਜਾ ਡਟਿਆ। (ਉਸ ਨੇ) ਭਜ ਕੇ ਰਾਜੇ ਵਾਰ 
ਕੀਤਾ, ਰਾਜੇ ਨੇ _ਖਬੇ ਹੱਥ ਵਿਚ ਢਾਲ ਲੈ ਕੇ (ਉਸ ਦੀ) ਓਟ ਵਿਚ (ਵਾਰ ਤੋਂ ਆਪਣੇ 
ਆਪ ਨੂੰ) ਬਚਾ _ਲਿਆ। ਸੌਜੇ ਹੱਥ _ਵਿਚ ਕ੍ਰਿਪਾਨ ਨੂੰ ਖਿਚ _ਕੇ ਸੁਜਾਨ ਦਾ ਕਟ 
ਕੇ ਉਤਾਰ ਦਿੱਤਾ।੧੧੫੭। 
ਦੰਹਰਾ 
ਉਸ ਥਾਂ ਤੇ ਅਣਗ ਸਿੰਘ ਨੇ ਸੁਜਾਨ (ਨਾਂ ਦੇ) ਸੂਰਮੇ ਨੂੰ ਮਾਰ ਦਿੱਤਾ (ਤਾਂ) 


ਜਦ 
ਯਾਦਵੀ _ਸੈਨਾ ਨੇ _ ਵੇਖਿਆ ਅਤੇ _ ਅਰੜਾ _ਕੇ ਹਮਲਾ _ ਕਰ _ ਦਿੱਤਾ।੧੧੫੮। 


ਲਾਜ ਦੇ ਭਰੇ ਹੋਏ ਸੂਰਮੇ _ਅਰੜਾ ਕੇ ਪੈ _ਗਏ ਹਨ ਅਤੇ ਵੈਰੀ ਤੋਂ ਡਰੇ ਨਹੀਂ 
ਹਨ ਅਤੇ ਆ ਕੇ ਡਟ ਗਏ ਹਨ। ਸਾਰੇ ਕ੍ਰੋਧ ਨਾਲ ਭਰੇ ਹੋਏ ਹਨ ਅਤੇ ਲੋਹੇ ਨਾਲ ਜੜ੍ਹੇ 
ਹੋਏ ਹਨ ਅਤੇ ਮੁਖ ਤੋਂ ਕਹਿੰਦੇ ਹਨ ਕਿ ਹੁਣੇ ਇਸ ਨੂੰ ਮਾਰ ਦਿੰਦੇ ਹਾਂ। ਤਲਵਾਰ, ਭਾਲਾ, 
ਗਦਾ, ਲੋਹਹਥੀ, ਬਰਛੀ (ਆਦਿਕ ਹਥਿਆਰ) ਹੱਥਾਂ ਵਿਚ ਲੈ ਕੇ ਲਲਕਾਰ ਕੇ ਪੈ ਗਏ 


ਹੱਥਾਂ 
ਹਨ। _ਕਵੀ _ਰਾਮ _ਕਹਿੰਦੇ ਹਨ, ਕਿਤਨੇ (ਹੀ ਸੁਰਮੇ ਜੋ) ਗਿਣੇ ਨਹੀਂ ਜਾ ਸਕਦੇ, (ਸਭ 


੩੮੯0 


ਸੀ _ਦਸਮ-ਗ੍ੰਥ _ਸਾਹਿਬ 


ਅਨਗੇਸ _ਬਲੀ ਧਨੁ ਬਾਨ _ਗਹਿਯੋ ਅਤਿ ਰੋਸ _ਭਰਿਯੋ ਦੋਊ ਨੈਨ _ਤਚਾਏ। 
ਮਾਰ ਹੀ ਮਾਰ ਪੁਕਾਰਿ ਪਰਿਯੋ ਸਰ ਸਤ੍ਨ ਕੇ ਉਰ ਬੀਚ ਲਗਾਏ। 
ਏਕ ਮਰੇ ਇਕ ਘਾਇ ਭਰੇ ਇਕ ਦੇਖਿ ਡਰੇ ਰਨ ਤਿਆਗਿ ਪਰਾਏ। 
ਆਇ ਲਰੇ ਜੋਊ ਲਾਜ ਭਰੇ ਮਨ ਮੈ ਰਨ ਕੋਪ ਕੀ ਓਪ ਬਢਾਏ। ੧੧੬0। 


ਸਾਤਕਿ ਅਉ ਮੁਸਲੀ ਰਥ ਪੈ ਬਸੁਦੇਵ ਤੇ ਆਦਿਕ ਧਾਇ ਸਬੈ। 

ਬਰਮਾਕ੍ਰਿਤ ਊਧਵ ਅਉਰ _ਅਕੂਰ ਚਲੇ ਰਨ ਕਉ ਭਰਿ ਲਾਜ ਤਬੈ। 

ਤਿਹ ਬੀਚ ਘਿਰਿਓ ਨ੍ਰਿਪ ਰਾਜਤ ਯੌ _ਲਖਿ ਰੀਝ ਰਹੈ ਭਟ ਤਾਹਿ ਛਬੈ। 
ਯੌ ਉਪਜੀ ਉਪਮਾ ਰਿਤੁ ਪਾਵਸ _ਅਭੂਨ ਮੈ ਦਿਨ ਰਾਜ _ਫਬੈ। _੧੧੬੧। 


ਹਲੁ ਪਾਨਿ ਸੈਭਾਰਿ ਲਯੋ ਮੁਸਲੀ ਰਨ ਮੈ ਅਰਿ ਕੋ ਹਯ ਚਾਰੋਂ ਹੀ ਘਾਏ। 
ਬਾਨ ਕਮਾਨ ਗਹੀ ਬਸੁਦੇਵ ਭਲੇ ਰਥ ਕੇ ਚਕ ਕਾਟਿ ਗਿਰਾਏ। 

ਸਾਤਕਿ ਸੂਤ ਕੋ ਸੀਸ _ਕਟਿਯੋ ਰਿਸਿ ਊਧਵ ਬਾਨ ਅਨੇਕ _ਚਲਾਏ। 

ਫਾਧਿ ਪਰਿਯੋ ਰਥ ਤੇ ਤਤਕਾਲ ਲਏ ਅਸਿ ਢਾਲ ਬਡੇ ਭਟ ਘਾਏ। ੧੧੬੨। 


ਠਾਢੋ ਹੁਤੋਂ ਭਟ ਸ੍ਰੀ ਜਦੁਬੀਰ ਕੋ ਸੋ _ਅਣਗੇਸ ਜੂ ਨੈਨ ਨਿਹਾਰਿਯੋ। 

ਮਿ ਰੀ ਰਤ ਤੀ ਇਹ 

ਟੂਟਿ ਪਰਿਯੋ ਝਟਦੈ ਕਟਿਯੋ ਸਿਰ ਤਾ ਛਬਿ ਕੋ ਕਬਿ ਭਾਉ ਉਚਾਰਿਯੋ। 
ਮਾਨਹੁ ਰਾਹੁ ਨਿਸਾ ਕਰ ਕੋ _ਨਭਿ ਮੰਡਲ ਤੇ ਹਨਿ ਕੈ ਛਿਤਿ ਡਾਰਿਯੋ। ੧੧੬੩। 


ਕੂਦਿ ਚੜਿਯੋ ਅਰਿ ਕੇ ਰਥ ਊਪਰਿ ਸਾਰਥੀ ਕਉ ਬਧ ਕੈ ਤਬ ਹੀ। 

ਧਨੁ ਬਾਨ ਕ੍ਰਿਪਾਨ ਗਦਾ ਬਰਛੀ ਅਰਿ ਕੇ ਕਰਿ ਸਸਤ੍ ਲਏ ਸਬ _ਹੀ। 

ਰਥ ਆਪ ਹੀ ਹਾਕ ਹੈ ਸ੍ਯਾਮ ਕਹੈ ਮਧਿ ਜਾਦਵ ਸੈਨ ਪਰਿਯੋ ਜਬ ਹੀ। 

ਇਕ ਮਾਰਿ ਲਏ ਇਕ ਭਾਜਿ ਗਏ ਇਕ ਠਾਢਿ ਭਏ ਤੇਊ ਨ ਦਬ ਹੀ। ੧੧੬੪। 


ਆਪਨ ਹੀ ਰਥ _ਹਾਕਤ ਹੈ ਅਰੁ ਆਪਨ ਹੀ ਸਰ ਜਾਲ ਚਲਾਵੈ। 

ਆਪਨ ਹੀ ਰਿਪੁ ਘਾਇ ਬਚਾਵਤ ਆਪਨ ਹੀ _ਅਰਿ ਘਾਇ ਲਗਾਵੈ। 

ਏਕਨ ਕੇ ਧਨੁ ਬਾਨ ਕਟੇ ਭਟ ਏਕਨ ਕੇ ਰਥ ਕਾਟਿ ਗਿਰਾਵੈ। 

ਦਾਮਨਿ ਜਿਉ ਦਮਕੈ ਘਟ ਮੈ ਕਰ ਮੈ ਕਰਵਾਰਹਿ ਤਿਉ ਚਮਕਾਵੈ। _੧੧੬੫। 


ਮਾਰਿ ਕੈ ਬੀਰ ਘਨੇ ਰਨ ਮੈ ਬਹੁ ਕੋਪ ਕੈ ਦਾਤਨ ਓਠ ਚਬਾਵੈ। 
ਜੋ ਇਹ ਕੇ ਅਰਿ ਊਪਰਿ ਬਾਨਨ ਸਿਉ ਤਿਹ ਕਾਟਿ ਗਿਰਾਵੈ। 


ਕ੍ਰਿਸਨਾਵਤਾਰ ੩੯੧ 


ਹਨ 
ਕੇ (ਯੁੱਧ-ਕਰਮ) ਵਿਚ ਲਗ ਗਏ ਹਨ ਅਤੇ 
ਹੋਇਆ ਹੈ।੧੧੬0। 


ਸਾਤਕ, _ਬਲਰਾਮ _ਅਤੇ _ਬਸੁਦੇਵ (ਆਦਿਕ) ਰਥਾਂ ਉਤੇ ਬੈਠ ਕੇ ਸਭ ਭਜ ਕੇ ਚਲੇ 
ਹਨ। _ਬਰਮਾਕ੍ਰਿਤ, _ਊਧਵ _ਅਤੇ _ਅਕਰੂਰ _ਉਸ _ਵੇਲੇ _ਲਾਜ _ਦੇ ਭਰੇ _ਹੋਏ _ਰਣ-ਭੂਮੀ ਨੂੰ 
ਚਲੇ _ਹਨ। ਉਨ੍ਹਾਂ ਵਿਚ ਘਿਰਿਆ ਹੋਇਆ ਰਾਜਾ _(ਅਣਗ _ਸਿੰਘ) ਇਸ ਤਰ੍ਹਾਂ _ਸ਼ੋਭ _ਰਿਹਾ 
ਸੀ ਅਤੇ ਉਸ ਦੀ ਛਬੀ ਨੂੰ ਵੇਖ ਕੇ ਯੋਧੇ ਰੀਝ ਰਹੇ ਸਨ। (ਕਵੀ ਦੇ) ਮਨ ਵਿਚ ਇਸ 
ਤਰ੍ਹਾਂ ਦੀ _ਉਪਮਾ ਪੈਦਾ _ਹੋਈ _(ਮਾਨੋ) _ਬਰਖਾ _ਦੀ ਰੁਤ _ਵਿਚ _ਬਦਲਾਂ _ਵਿਚ ਸੂਰਜ _ਫਬ 
ਰਿਹਾ ਹੋਵੇ।੧੧੬੧। 

ਬਲਰਾਮ ਨੇ ਹੱਥ _ਵਿਚ _ਹਲ ਨੂੰ ਸੰਭਾਲ ਲਿਆ ਅਤੇ ਵੈਰੀ ਦੇ ਚਾਰੇ ਘੋੜੇ _ਮਾਰ 
ਦਿੱਤੇ। _ਬਸੁਦੇਵ ਨੇ _ਧਨੁਸ਼ ਬਾਣ ਪਕੜ ਕੇ ਚੰਗੇ ਰਥ ਦੇ ਪਹੀਏ ਕਟ ਕੇ ਸੁਟ ਦਿੱਤੇ। 
ਸਾਤਕ _ਨੇ _ਰਥਵਾਨ _ਦਾ ਸਿਰ ਕਟ ਦਿੱਤਾ ਅਤੇ _ਊਧਵ ਕਰੋਧ ਕਰ ਕੇ ਅਨੇਕ 
ਚਲਾਏ। _ (ਰਾਜਾ _ਅਣਗ _ ਸਿੰਘ) ਤੁਰਤ ਰਥ ਤੋਂ ਕੁਦ 


ਦੱਤਾ, ਉਸ _ਛਬੀ ਦੇ ਭਾਵ ਨੂੰ ਕਵੀ ਨੇ (ਇਸ ਤਰ੍ਹਾਂ) ਉਚਾਰਿਆ ਹੈ। _ਮਾਨੋ_ਰਾਹੂ ਨੇ 
ਚੰਦੂਮਾ ਨੂੰ ਆਕਾਸ _ਮੰਡਲ ਵਿਚੋਂ _ਮਾਰ _ਕੇ ਧਰਤੀ _ਉਤੇ _ਡਿਗਾ ਦਿੱਤਾ _ਹੋਵੇ।੧੧੬੩। 

ਵੈਰੀ ਦੇ ਰਥ ਉਤੇ ਕੁਦ ਕੇ ਚੜ੍ਹ ਗਿਆ ਅਤੇ ਉਸੇ ਵੇਲੇ _ਰਥਵਾਨ ਦਾ ਸਿਰ 
ਵਢ _ਦਿੱਤਾ। _ਧਨੁਸ਼, _ਬਾਣ, ਕ੍ਰਿਪਾਨ, _ਗਦਾ, ਬਰਛੀ (ਆਦਿਕ _ਹਥਿਆਰ) ਵੈਰੀ ਨੇ _ਹੱਥ 
ਵਿਚ ਲਏ ਹੋਏ _ਹਨ। (ਕਵੀ) ਸ਼ਿਆਮ _ਕਹਿੰਦੇ ਹਨ, ਆਪ ਹੀ ਰਥ ਨੂੰ ਪੇੇਰ ਕੇ ਯਾਦਵ 
ਸੈਨਾ ਵਿਚ ਜਿਸ ਵੇਲੇ ਪਿਆ, (ਤਾਂ) ਇਕਨਾਂ ਨੂੰ ਮਾਰ ਲਿਆ ਹੈ, ਇਕ ਭਜ ਗਏ ਹਨ, 
ਇਕ 


ਵੈਰੀਆਂ ਨੂੰ _ਘਾਓ ਲਗਾਉਂਦਾ _ਹੈ। _ਇਕਨਾਂ _ਦੇ _ਧਨੁਸ਼ _ਬਾਣਾਂ ਨਾਲ _ਕਟ 
ਇਕਨਾਂ ਦੇ ਰਥ _ਕਟ ਕੇ ਡਿਗਾ ਦਿੱਤੇ ਹਨ। ਜਿਵੇਂ ਬਿਜਲੀ ਬਦਲ ਵਿਚ ਚਮਕਦੀ ਹੈ, 
ਉਵੇ ਹੱਥ ਵਿਚ ਤਲਵਾਰ _ਚਮਕਾਉਂਦਾ _ਹੈ।੧੧੬੫। 

ਰਣ-ਭੂਮੀ ਵਿਚ ਬਹੁਤ ਸਾਰੇ ਸੂਰਵੀਰਾਂ ਨੂੰ ਮਾਰ ਕੇ ਅਤੇ ਕ੍ਰੋਧ ਕਰ ਕੇ ਹੋਠਾਂ 
ਦੰਦਾਂ ਨਾਲ _ਚਬਾਉਂਦਾ ਹੈ। ਜੋ ਕੋਈ ਇਸ ਉਤੇ ਚੜ੍ਹ _ਕੇ ਆਉਂਦਾ ਹੈ, _ਉਸ _ਵੈਰੀ 


02੧੨ ॥2੧੨ 


੩੯੨ ਸੀ _ਦਸਮ-ਗ੍ਰੰਥ ਸਾਹਿਬ 


ਧਾਇ ਪਰੈ ਰਿਪੁ ਕੇ ਦਲ ਮੈ ਦਲ ਕੈ ਮਲ ਕੈ ਬਹੁਰੋਂ ਫਿਰਿ ਆਵੈ। 
ਜੁਧੁ ਕਰੈ ਨ ਡਰੈ ਹਰਿ ਸੋ ਅਰਿ ਕੇ ਰਥ ਕੋ ਬਲਿ ਓਰਿ ਚਲਾਵੈ। ੧੧੬੬। 


ਦੰਹਰਾ 
ਜਬ ਰਿਪੁ ਰਨ ਕੀਨੋ ਘਨੋ ਬਢਿਯੋ ਕ੍ਰਿਸਨ ਤਬ ਤੇਹੁ। 
ਜਾਦਵ ਪੂਤਿ ਹਰਿ ਯੌ ਕਹਿਯੋ ਦੁਬਿਧਾ ਕਰਿ _ਹਨਿ ਲੇਹੁ। ੧੧੬੭। 


੭ਵੀਯ” 
ਸਾਤਕਿ ਕਾਟਿ ਦਯੋ ਤਿਨ ਕੋ ਰਥ ਕਾਨ੍ਹ ਤਬੈ ਹਯ ਕਾਟਿ ਕੈ ਡਾਰਿਯੋ। 
ਸੂਤ ਕੋ ਸੀਸ _ਕਟਿਯੋ ਮੁਸਲੀ ਬਰਮਾਕ੍ਰਿਤ ਅੰਗ ਪ੍ਰਤੰਗ ਪ੍ਰਹਾਰਿਯੋ। 
ਬਾਨ ਅਕੂਰ ਹਨ੍ਯੋ ਉਰ ਮੈ ਤਿਹ ਜੋਰ ਲਗਿਯੋ ਨਹਿ _ਨੈਕੁ ਸੰਭਾਰਿਯੋ। 
ਮੂਰਛ ਹੈ ਰਨਭੂਮਿ ਗਿਰਿਯੋ ਅਸਿ ਲੈ ਕਰਿ _ਊਧਵ ਸੀਸ ਉਤਾਰਿਯੋ। ੧੧੬੮। 


ਦੰਹਰਾ 
ਅਣਗ ਸਿੰਘ "ਜਬ _ਮਾਰਯੋ” ਖਟ ਸੁਭਟਨ ਮਿਲਿ _ਠਉਰ। 
ਜਰਾਸੈਧਿ ਕੀ ਸੈਨ ਤੇ ਚਲੇ ਚੜ੍ਹ ਨ੍ਰਿਪ _ਅਉਰ। _੧੧੬੯। 
ਹਵੀਯਾਂ 
ਅਮਿਤੇਸ _ਬਲੀ _ਅਚਲੇਸ ਮਹਾ _ਅਨਘੇਸਹਿ ਲੈ _ਅਸੁਰੇਸ _ਸਿਧਾਏ। 
ਬਾਨ ਕਮਾਨ ਕ੍ਰਿਪਾਨ ਬਡੇ _ਬਰਛੇ ਪਰਸੇ ਸੁ ਗਦਾ ਗਹਿ ਆਏ। 


ਰੋਸ ਕੈ ਬੀਰ ਨਿਸੰਕ ਭਿਰੇ ਭਟ ਕੇ ਨ ਟਿਕੇ ਭਟ ਓਘ ਪਰਾਏ। 
ਆਇ ਘਿਰਿਯੋ ਬ੍ਰਿਜ ਭੂਖਨ ਕਉ ਮਧੁ _ਦੂਖਨ ਕਉ ਬਹੁ _ਬਾਨ _ਲਗਾਏ। _੧੧੭0। 


ਘਾਇਨ ਕਉ ਸਹਿ ਕੈ ਬ੍ਰਿਜ ਰਾਜ ਸਰਾਸਨ ਲੈ ਸਰ ਲੇਤ ਭਯੋ। 
ਅਸੁਰੇਸਹਿ ਕੋ ਸਿਰ _ਕਾਟਿ ਦਯੋ _ਅਮਿਤੇਸ ਕੀ ਦੇਹ ਬਿਦਾਰਿ ਛਯੋ। 
ਅਨਘੇਸ ਕੋ_ਕਾਟਿ ਦੁਖੰਡ ਕੀਯੋ ਮ੍ਰਿਤ ਹਰੈ ਰਥ ਤੇ ਗਿਰਿ ਭੂਮਿ ਪਯੋ। 
ਅਚਲੇਸ ਜੂ _ਬਾਨਨ ਕੋ ਸਹਿ ਕੈ ਫਿਰਿ ਠਾਢਿ ਰਹਿਯੋ _ਨਰਿ ਭਾਜਿ ਗਯੋ। _੧੧੭੧। 


ਕੋਪ ਕੈ ਬੋਲਤ ਯੌ ਹਰਿ ਕੋ ਰਨ ਸਿੰਘ ਤੇ ਆਦਿ ਤੈ ਬੀਰ ਖਪਾਏ। 
ਤੋਂ ਤੇ ਕਹੀ ਗਜ ਸਿੰਘ ਹਨ੍ਯੋ ਅਣਗੇਸ ਜੂ ਤੈ ਛਲ ਸਾਥ _ਗਿਰਾਏ। 
ਹੋ _ਅਮਿਤੇਸ ਬਲੀ ਧਨ ਸਿੰਘ ਸੰਘਾਰ ਕੈ ਬੀਰ ਕਹਾਏ। 
ਸੋ ਤਬ ਲਉ ਗਜ ਗਾਜਤ ਹੈ ਜਬ ਲਉ ਬਨ ਮੈ ਮ੍ਿਗਰਾਜ ਨ ਆਏ। ੧੧੭੨। 


੧. 


“ਮਾਰਿਯ ਜਬੈ” ੨. “ਅਉ” 


ਕ੍ਰਿਸਨਾਵਤਾਰ ੩੯੩ 


ਬਾਣਾਂ ਨਾਲ ਕਟ ਕੇ ਸੁਟ ਦਿੰਦਾ ਹੈ। ਆਪ ਹੀ ਵੈਰੀ ਦੇ ਦਲ ਉਤੇ ਆ ਕੇ ਪੈਂਦਾ ਹੈ 
ਅਤੇ ਫਿਰ ਦਲ ਨੂੰ ਮਸਲ ਕੇ ਚਲਾ ਜਾਂਦਾ ਹੈ। ਯੁੱਧ ਕਰਦਾ ਹੈ, ਕ੍ਰਿਸ਼ਨ ਤੋਂ ਡਰਦਾ ਨਹੀਂ 
ਹੈ _ਅਤੇ ਅੜ ਰਥ ਨੂੰ _ਬਲਰਾਮ _ਵਲ _ ਚਲਾਉਂਦਾ _ਹੈ।੧੧੬੬। 


ਜਦ ਵੈਰੀ ਨੇ ਬਹੁਤ _ਤਕੜਾ ਯੁੱਧ _ਕੀਤਾ, _ਤਦ ਕ੍ਰਿਸ਼ਨ ਨੂੰ ਉਸ ਵਲ ਵਧਿਆ 
ਹੋਇਆ _ਵੇਖਿਆ। ਯਾਦਵਾਂ ਪਤਿ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਕਿ ਭੁਲੇਖੇ ('ਦੁਬਿਧਾ”) 
ਨਾਲ _(ਇਸ ਨੂੰ) ਮਾਰ _ਲਵੋਂ।੧੧੬੭। 


੭ਾਵੰਯ੍ਾ 

ਸਾਤਕ ਨੇ ਉਸ ਦੇ ਰਥ ਨੂੰ ਕਟ ਦਿੱਤਾ ਅਤੇ ਕ੍ਰਿਸ਼ਨ ਨੇ ਘੋੜਿਆਂ ਨੂੰ ਕਟ ਸੁਟਿਆ। 
ਬਲਰਾਮ ਨੇ _ਰਥਵਾਨ ਦੇ ਸਿਰ ਨੂੰ _ਵਢ ਦਿੱਤਾ ਅਤੇ _ਬਰਮਾਕ੍ਰਿਤ ਨੇ _(ਅਣਗ ਸਿੰਘ) ਦੇ 
ਅੰਗ ਪ੍ਰਤਿਅੰਗ ਤੋੜ _ਸੁਟੇ। _ਅਕਰੂਰ ਨੇ ਉਸ _ਦੀ ਛਾਤੀ ਜ਼ੋਰ ਨਾਲ _ਬਾਣ _ਮਾਰਿਆ, 


ਵਿਚ 
(ਬਾਣ ਉਸ ਨੂੰ) ਲਗਿਆ ਅਤੇ ਉਹ ਬਿਲਕੁਲ ਸੰਭਲ ਨ _ਸਕਿਆ। _ਮੂਰਛਿਤ ਹੋ ਕੇ _ਰਣ- 
ਭੂਮੀ ਵਿਚ _ਡਿਗ ਪਿਆ ਅਤੇ ਤਲਵਾਰ _ਲੈ ਕੇ _ਊਧਵ ਨੇ _ਸਿਰ ਉਤਾਰ _ਦਿੱਤਾ।੧੧੬੮। 
ਦੰਹਰਾ 
ਜਦ ਛੇ ਸੂਰਮਿਆਂ ਨੇ ਮਿਲ ਕੇ _ਅਣਗ ਸਿੰਘ ਨੂੰ (ਉਸ) ਥਾਂ ਮਾਰ ਦਿੱਤਾ। ਤਦ 
ਜਰਾਸੈਧ _ਦੀ ਸੈਨਾ _ਤੋਂ ਚਾਰ _ਹੋਰ ਰਾਜੇ _ਚਲ _ਪਏ।੧੧੬੯। 


ਅਗੇ) ਟਿਕਦਾ ਨਹੀਂ ਅਤੇ ਬਹੁਤ ਸਾਰੇ ਯੋਧੇ _ਭਜ _ਗਏ _ਹਨ। (ਉਨ੍ਹਾਂ ਨੇ) ਆ ਕੇ ਕ੍ਰਿਸ਼ਨ 
ਨੂੰ ਘੇਰ ਲਿਆ ਹੈ ਅਤੇ ਮਧੁ (ਦੈਂਤ) ਨੂੰ ਦੁਖ ਦੇਣ ਵਾਲੇ (ਕ੍ਰਿਸ਼ਨ ਨੂੰ) ਬਹੁਤ ਬਾਣ ਮਾਰੇ 
ਹਨ।੧੧੭0। 


ਘਾਓਆਂ ਨੂੰ ਸਹਿ ਕੇ ਬੁਜਨਾਥ ਨੇ _ਧਨੁਸ਼ ਲੈ ਕੇ ਬਾਣਾਂ ਨੂੰ (ਹੱਥ ਵਿਚ) ਸੰਭਾਲ 
ਲਿਆ। ਅਸੁਰ ਸਿੰਘ ਦਾ ਸਿਰ ਕਟ ਦਿੱਤਾ ਅਤੇ ਅਮਿਤ ਸਿੰਘ ਦੀ ਦੇਹ ਨੂੰ ਨਸ਼ਟ ਕਰ 
ਦਿੱਤਾ। _ਅਨਘ ਸਿੰਘ ਨੂੰ ਕਟ ਕੇ ਦੋ ਹਿੱਸੇ ਕਰ ਦਿੱਤੇ ਅਤੇ ਮੁਰਦਾ ਹੋਕੇ ਰਥ ਉਤੋਂ 
ਡਿਗ ਕੇ ਧਰਤੀ ਉਤੇ ਆ _ਪਿਆ। ਅਚਲ ਸਿੰਘ ਜੀ ਨੇ _ਬਾਣਾਂ ਸਹਿ ਕੇ ਫਿਰ ਡਟਿਆ 


ਰਿਹਾ ਅਤੇ ਭਜ ਕੇ ਨ ਗਿਆ।੧੧੭੧। 

(ਅਚਲ _ਸਿੰਘ) ਕ੍ਰੋਧ ਕਰ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਬੋਲਣ ਲਗਿਆ ਕਿ ਰਨ 
ਸਿੰਘ ਆਦਿ (ਤੋਂ ਲੈ ਕੇ) ਤੂੰ ਸੂਰਮੇ ਮਾਰੇ ਹਨ। ਕੀ ਤੂੰ ਹੀ ਗਜ ਸਿੰਘ ਨੂੰ ਮਾਰਿਆ ਹੈ 
ਮੰ ਛਲ ਨਾਲ _(ਮਾਰ _ਕੇ) _ਡਿਗਾ ਦਿੱਤਾ ਹੈ। (ਤੁੰ) ਜਾਣਦਾ ਹੈਂ ਕਿ 


ਨੂ 
ਬਲਵਾਨ _ ਅਮਿਤ _ਸਿੰਘ _ਅਤੇ _ਧਨ ਸਿੰਘ ਨੂੰ ਮਾਰ _ਕੇ (ਤੂੰ) ਬਹਾਦਰ ਅਖਵਾਉਂਦਾ ਹੈਂ] 


ਤਦ ਤਕ ਹੀ ਹਾਥੀ _ਗਜਦਾ ਹੈ, ਜਦ ਤਕ _ਬਨ ਵਿਚ ਸ਼ੇਰ ਨਹੀਂ ਆ ਜਾਂਦਾ ਹੈ।੧੧੭੨। 


੩੯੪ 


ਸੀ _ਦਸਮ-ਗ੍ਰੰਥ _ਸਾਹਿਬ 


ਯੌ ਕਹਿ ਕੈ ਬਤੀਯਾ ਹਰਿ ਸੋ ਅਭਿਮਾਨ ਭਰੇ ਧਨੁ ਬਾਨ ਸੰਭਾਰਿਯੋ। 
ਕਾਨ ਪ੍ਰਮਾਨ _ਸਰਾਸਨ _ਤਾਨਿ _ਮਹਾ ਸਰ _ਤੀਛਨ ਸਯਾਮ _ਕੋ_ ਮਾਰਿਯੋ। 
ਲਾਗ ਗਯੋ ਹਰਿ ਕੇ ਉਰ ਮੈ ਹਰਿ ਜੂ ਨਹਿ ਆਵਤ ਨੈਨ ਨਿਹਾਰਿਯੋ। 
ਮੂਰਛਤ ਹ੍ਹੈ ਰਥ ਮਾਝਿ ਗਿਰੇ ਤਜਿ ਕੈ ਰਨ ਲੈ ਪੂਰਭ ਸੂਤ ਪਧਾਰਿਯੋ। ੧੧੭੩। 


ਏਕ ਮਹੂਰਤ _ਬੀਤਿ _ਗਯੋ ਤਬ _ਸ੍ਯੰਦਨ ਪੈ _ਜਦੂਬੀਰ ਸੰਭਾਰਿਯੋ। 

ਤਉ ਅਚਲੇਸ ਗੁਮਾਨ ਭਰੇ ਅਤਿ ਹੀ ਹਸ ਕੈ ਇਹ ਭਾਤਿ ਪੁਕਾਰਿਯੋ। 
ਜਾਤ ਕਹਾ ਹਮ ਤੇ ਭਜਿ ਕੈ ਕਰਿ ਲੈ ਕੇ ਗਦਾ ਕਟੁ ਬੋਲ ਉਚਾਰਿਯੋ। 
ਮਾਨਹੁ _ਕੇਹਰਿ _ਜਾਤ ਹੁਤੋ ਨਰ ਲੈ _ਲਕੁਟੀ ਕਰਿ ਮੈ ਲਲਕਾਰਿਯੋ। _੧੧੭੪। 


ਯੌ ਸੁਨਿ ਕੈ ਬਤੀਆ ਅਰਿ ਕੀ ਰਥੁ ਹਾਕਿ ਫਿਰਿਯੋ ਹਰਿ ਕੋਪ ਭਯੋ। 
ਪਟਪੀਤ ਮਹਾ _ਫਹਰਿਓ ਧੁਜ ਜਿਉਂ ਘਨ ਮੈ ਚਪਲਾ ਸਮ ਰੂਪ ਲਯੋ। 
ਬਰਖਿਯੋ ਸਰ ਬੂੰਦਨ ਜਿਉਂ ਘਨਿ ਸ੍ਯਾਮ ਤਬੈ ਰਿਪੁ ਕੋ ਦਲ ਮਾਰ ਦਯੋ। 
ਰਿਸ ਕੈ ਅਚਲੇਸ ਸੁ ਬਾਨ ਕਮਾਨ ਗਹੋ ਹਰਿ ਸਾਮੁਹੇ ਆਇ ਖਯੋ। ੧੧੭੫। 


ਦੰਹਰਾ 
ਸਿੰਘ ਨਾਦ ਤਬ ਤਿਨ ਕੀਓ ਕ੍ਰਿਸਨ ਚਿਤੈ ਕਰਿ ਨੈਨ। 
ਬਿਕਟਿ ਨਿਕਟਿ _ਰਨਿ _ਸੁਭਟ ਲਖਿ ਹਰਿ ਪ੍ਰਤਿ ਬੋਲਿਯੋ _ਬੈਨ। _੧੧੭੬। 


%ਚਨ /#% ਕਾਲ 
ਹਵੀਲਾ 
ਜੀਵਤ ਜੇ ਜਗ ਮੈ ਰਹਿ ਹੈ ਅਤਿ ਜੁਧ ਕਥਾ ਹਮਰੀ ਸੁਨ ਲੈ ਹੈ। 
ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਇ ਰਿਝੈ ਹੈ। 
ਜੋ ਬਲਿ ਪੈ ਕਹਿ ਹੈ ਕਥ ਪੰਡਿਤ ਰੀਝਿ ਘਨੋ ਤਿਹ ਕੋ ਧਨੁ ਦੇ ਹੈ। 
ਹੇ ਹਰਿ ਜੂ ਇਹ ਆਹਵ ਕੇ ਜੁਗ ਚਾਰਨਿ ਮੈ ਗੁਨ ਗੰਧ੍ਹਬ ਗੈਹੈ। ੧੧੭੭। 


ਕੋਪ ਕੈ ਉਤਰ ਦੇਤ ਭਯੋ ਅਰਿ ਕੀ ਬਤੀਯਾ ਸੁਨਿ ਸ੍ਯਾਮ ਸਬੈ। 
ਚਿਰੀਯਾ ਬਨ ਮੈ ਚੁਹਕੈ ਤਬ ਲਉ ਅਤਿ ਕੋਪ ਨ ਆਵਤ ਬਾਜ ਜਬੈ। 
ਗਰਬਾਤ ਹੈ ਮੂਢ ਘਨੋ ਰਨ ਮੈ ਕਟਿ ਹੋ ਤੁਹਿ ਸੀਸ ਲਖੈਗੋ ਤਬੈ। 


ਤਿਹ ਤੇ ਤਜਿ ਸੰਕ ਨਿਸੰਕ ਲਰੋਂ ਬਲਬੀਰ _ਕਹਿਯੋ ਕਹਾ _ਢੀਲ _ਅਬੈ। _੧੧੭੮। 


ਯੌ ਸੁਨਿ ਕੈ ਕਟੁ ਬੈਨਨ ਕੋ ਅਚਲੇਸ ਬਲੀ ਮਨਿ ਕੋਪ ਜਗਿਯੋ। 
ਕਸ ਬੋਲਤ ਹੋ ਕਛੁ ਲਾਜ ਗਹੋ ਰਨਿ ਠਾਢੇ ਰਹੋ ਸੁਨਿ ਹੋਂ ਨ ਭਗਿਯੋ। 


ਕ੍ਰਿਸਨਾਵਤਾਰ ੩੮੯੫ 


ਇਸ ਤਰ੍ਹਾਂ ਦੀ ਗੱਲ ਸ੍ਰੀ ਕ੍ਰਿਸ਼ਨ ਨੂੰ ਕਹਿ ਕੇ ਅਭਿਮਾਨ ਦੇ ਭਰੇ ਹੋਏ ਨੇ ਧਨੁਸ਼ 


ਅਤੇ ਬਾਣ _ਸੰਭਾਲ ਲਿਆ। _ਕੰਨ ਤਕ ਧਨੁਸ਼ ਨੂੰ ਖਿਚ ਕੇ ਬਹੁਤ _ਤਿਖਾ ਤੀਰ ਸ੍ਰੀ ਕ੍ਰਿਸ਼ਨ 


ਨੂੰ ਮਾਰ _ਦਿੱਤਾ। _(ਬਾਣ) ਕ੍ਰਿਸ਼ਨ ਦੀ ਛਾਤੀ ਵਿਚ ਜਾ ਲਗਿਆ (ਕਿਉਂਕਿ) ਬਾਣ ਨੂੰ 


ਆਉਂਦੇ ਹੋਇਆਂ ਕ੍ਰਿਸ਼ਨ ਨੇ ਵੇਖਿਆ ਹੀ ਨਹੀਂ _ਸੀ। (ਫਲਸਰੂਪ) _ਮੂਰਛਿਤ ਹੋ ਕੇ _ਰਥ 
ਵਿਚ ਡਿਗ ਪਏ ਅਤੇ _ਰਥਵਾਨ ਕ੍ਰਿਸ਼ਨ ਨੂੰ _ਰਣ-ਭੂਮੀ ਵਿਚੋਂ ਲੈ ਕੇ _ਭਜ _ਗਿਆ।੧੧੭੩। 

ਇਕ ਮਹੂਰਤ ਬੀਤ _ਗਿਆ, _ਤਦ ਰਥ _ਉਤੇ ਕ੍ਰਿਸ਼ਨ ਸਾਵਧਾਨ _ਹੋ__ਗਏ। _ਤਦ 
ਅਚਲ _ਸਿੰਘ ਨੇ ਗੁਮਾਨ ਨਾਲ _ਭਰ _ਕੇ ਅਤੇ ਬਹੁਤ ਹਸ ਕੇ ਇਸ ਤਰ੍ਹਾਂ ਕਿਹਾ-- ਮੇਰੇ 
ਕੋਲੋਂ ਬਚ ਕੇ ਕਿਥੇ ਜਾਂਦਾ ਹੈਂ, ਹੱਥ ਵਿਚ ਗਦਾ ਲੈ ਕੇ ਕਾਟਵੇਂ ਬੋਲ ਉਚਾਰੇ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ ਰਾਹ ਜਾਂਦੇ ਹੋਏ ਸ਼ੇਰ ਨੂੰ (ਕੋਈ) ਬੰਦਾ ਹੱਥ ਵਿਚ ਡਾਂਗ ਲੈ ਕੇ 
ਲਲਕਾਰਦਾ ਹੌਵੇ।੧੧੭੪। 

ਵੈਰੀ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਰਥ ਨੂੰ 


ਮੋੜ _ਲਿਆ। (ਰਥ ਉਤੇ) ਪੀਲੇ _ਰੰਗ ਦਾ ਵੱਡਾ ਝੰਡਾ (ਇਸ ਤਰ੍ਹਾਂ ਝੁਲ ਰਿਹਾ ਸੀ) ਜਿਉਂ 
ਬਦਲ _ਵਿਚ _ਬਿਜਲੀ _ਵਰਗਾ _ਰੂਪ ਹੁੰਦਾ ਹੈ। _ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਬਰਖਾ _ਦੀਆਂ 
ਬੂੰਦਾਂ ਵਾਂਗ _ਬਾਣਾਂ (ਦੀ ਝੜੀ ਲਾ ਦਿੱਤੀ) ਅਤੇ ਵੈਰੀ ਦੀ ਸੈਨਾ ਨੂੰ ਮਾਰ ਦਿੱਤਾ। ਕ੍ਰੋਧਵਾਨ 
ਹੋ ਕੇ ਅਚਲ ਸਿੰਘ ਧਨੁਸ਼ ਬਾਣ ਪਕੜ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ _ਖੜੋਤਾ।੧੧੭੫। 
ਦੰਹਰ” 

ਤਦ ਉਸ ਨੇ ਸਿੰਘ-ਨਾਦ _ਕੀਤਾ ਅਤੇ ਕ੍ਰਿਸ਼ਨ ਨੂੰ _ਅੱਖਾਂ ਨਾਲ _ਵੇਖਿਆ। ਵਿਕਟ 
ਸੂਰਮੇ (ਸਹੀ ਕ੍ਰਿਸ਼ਨ) ਨੂੰ _ਰਣ-ਭੂਮੀ ਵਿਚ ਨੇੜੇ ਵੇਖ ਕੇ ਕ੍ਰਿਸ਼ਨ ਪ੍ਰਤਿ (ਉਸ ਨੇ) ਬੋਲ 
ਕਹੰ।੧੧੭੬। 
%ਅਜਨ /#% ਨੰ /ਕੈਹਾ -- 
ਮਾਵੀਲ” 

ਜਿਹੜੇ ਜਗਤ ਵਿਚ ਜੀਉਂਦੇ ਰਹਿ ਗਏ, (ਉਹ) ਮੇਰੇ ਇਸ ਭਾਰੀ ਯੁੱਧ _ਦੀ _ਕਥਾ 
ਸੁਣ _ਲੈਣਗੇ। ਉਸ _ਛਬੀ ਦੀ ਕਵਿਤਾ ਕਰ ਕੇ ਕਵੀ ਰਾਮ ਰਾਜਿਆਂ ਨੂੰ ਪ੍ਰਸੰਨ _ਕਰਨਗੇ। 
ਜਿਸ _ਬਲ _ ਉਤੇ ਪੰਡਿਤ ਕਥਾ ਕਹਿਣਗੇ, _(ਸਰੋਤੇ ਅਥਵਾ ਰਾਜੇ) _ਰੀਝ _ਕੇ _ਬਹੁਤ _ਧਨ 
ਦੇਣਗੇ। ਹੇ ਕ੍ਰਿਸ਼ਨ! ਇਸ ਯੁੱਧ _ਦੇ ਗੁਣ _ਗੰਧਰਬ _ਲੋਕ ਚੌਹਾਂ ਯੁਗਾਂ ਤਕ _ਗਾਉਣਗੇ।੧੧੭੭। 


ਆਉਂਦਾ। ਹੇ ਮੂਰਖ! ਤੂੰ _ਰਣ ਵਿਚ _ਬਹੁਤ _ਹੰਕਾਰ 

ਕਟ ਦਿਆਂਗਾ, _ਤਦੋਂ ਹੀ (ਤੈਨੂੰ) ਪਤਾ _ਲਗੇਗਾ। _ਇਸ _ਲਈ ਸੰਗ ਨੂੰ 

ਹੋ ਕੇ ਲੜੋ--ਸੁੀ ਕ੍ਰਿਸ਼ਨ ਨੇ ਕਿਹਾ, ਹੁਣ ਕੀਹ _ਢਿਲ _ਹੈ।੧੧੭੮। 
ਇਸ ਤਰ੍ਹਾਂ ਦੇ ਕਾਟਵੇਂ` ਬੋਲਾਂ ਨੂੰ ਸੁਣ ਕੇ ਅਚਲ 

ਜਾਗ _ਪਿਆ। (ਹੇ ਕ੍ਰਿਸ਼ਨ!) ਕਿਉਂ ਬੋਲ ਕੁ ਕੂ 

ਖੜੋਤਾ ਰਹੀਂ, ਸੁਣ ਲੈ, ਭਜ ਕੇ ਨ ਜਾਈਂ। ਜਦੋਂ ਹੀ ਇਸ ਤਰ੍ਹਾਂ ਦਾ ਉੱਤਰ ਸ੍ਰੀ ਕ੍ਰਿਸ਼ਨ 


੩ ੯੬ 


ਸੀ _ਦਸਮ-ਗ੍ਰੰਥ _ਸਾਹਿਬ 


ਯਹ ਉਤਰ ਦੈ ਹਰਿ ਕੋ ਜਬ ਹੀ ਤਬ ਹੀ ਨਿਜ ਆਯੁਧ ਲੈ ਉਮਗਿਯੋ। 


ਮਨ ਮੈ ਹਰਖਿਯੋ ਧਨੁ ਕੋ _ਕਰਖਿਯੋ ਬਰਖਿਯੋ ਸਰ ਸ੍ਰੀ ਹਰਿ ਕੋ ਨ ਲਗਿਯੋ। ੧੧੭੯। 


ਜੋ _ਅਚਲੇਸ ਜੂ ਬਾਨ ਚਲਾਵਤ ਸੋ ਹਰਿ ਆਵਤ _ਕਾਟਿ ਗਿਰਾਵੈ। 
ਮਿਤਿ ਰਿ ਤੀ ਹੀ ਵਰ ਿ ੀਇੀ ਿਿ 
ਸੋ ਹਰਿ ਆਵਤ ਬੀਚ ਕਟੈ ਅਪਨੋ ਉਹ ਕੋ ਉਰ ਬੀਚ ਲਗਾਵੈ। 


ਦੇਖਿ ਸਤਕ੍ਰਿਤ ਕਉਤਕ ਕੋ ਕਬਿ ਰਾਮ ਕਹੈ ਪਭ ਕੋ ਜਸੁ _ਗਾਵੈ। ੧੧੮0। 


ਰੁਕ ਕੋ _ਕਹਿਓ ਤੇਜ ਕੈ ਸ੍ਯੰਦਨ ਸ੍ਰੀ ਹਰਿ ਜੂ ਕਰਿ ਖਗੁ ਸੰਭਾਰਿਯੋ। 
ਦਾਮਨਿ ਜਿਉ ਘਨ ਮੈ ਲਸਕੈ ਰਿਸ ਮੈ ਬਰਿ ਕੈ ਅਰਿ ਊਪਰ ਮਾਰਿਯੋ। 
ਕੋ ਸਿਰੁ ਕਾਟਿ ਦਯੋ ਬਿਨੁ ਰੁੰਡ ਭਯੇ ਜਸੁ ਤਾਹਿ ਉਚਾਰਿਯੋ। 


੨ 


ਜਿਉਂ ਸਰਦੂਲ ਮਹਾ ਬਨ ਮੈ ਹਤ ਕੈ ਬਲ ਸੋ ਮਨੋ ਕੇਹਰਿ ਡਾਰਿਯੋ। ੧੧੮੧। 


ਦੰਹਰ” 
ਅਡਰ ਸਿੰਘ ਅਉ ਅਜਬ ਸਿੰਘ ਅਘਟ ਸਿੰਘ ਸਿੰਘ ਬੀਰ। 
ਅਮਰ ਸਿੰਘ ਅਰੁ ਅਟਲ ਸਿੰਘ ਮਹਾ ਰਥੀ ਰਨ ਧੀਰ। ੧੧੮੨। 
ਅਰਜਨ _ਸਿੰਘ ਅਰੁ _ਅਮਿਟ ਸਿੰਘ ਕ੍ਰਿਸਨ ਨਿਹਾਰਿਓ _ਨੈਨ। 
ਆਠ ਭੂਪ ਮਿਲਿ ਪਰਸਪਰ _ਬੋਲਤ ਐਸੇ _ਬੈਨ। _੧੧੮੩॥। 
ਮਾਵੀਲ” 
ਦੇਖਤ ਹੋ ਨ੍ਰਿਪ ਸ੍ਯਾਮ ਬਲੀ ਤਿਹ ਕੇ ਹਮ ਊਪਰਿ ਧਾਇ ਪਰੈ। 
ਅਪੁਨੇ ਪੂਭ ਕੋ ਮਿਲਿ ਕਾਜ ਕਰੈ ਮੁਸਲੀ ਹਰਿ ਤੇ ਨਹੀ ਨੈਕੁ ਡਰੈ। 
ਧਨੁ _ਬਾਨ ਕ੍ਰਿਪਾਨ ਗਦਾ _ਪਰਸੇ _ਬਰਛੇ ਗਹਿ _ਤੀਛਨ ਜਾਇ ਅਰੈ। 
ਸਬ ਹੀ ਸੁ ਕਹੀ ਇਹ ਈ ਪੁਨੁ ਹੈ ਜਦੁ ਬੀਰ ਹਨੈ ਮਿਲਿ ਜੁਧ ਕਰੈ। ੧੧੮੪। 


ਆਯੁਧ ਲੈ ਸਿਗਰੇ ਕਰ ਮੈ ਸੁ ਮੁਕੰਦ ਕੇ ਊਪਰਿ ਦਉਰ ਪਰੇ। 

ਸੁ ਧਵਾਇ ਕੈ ਸ੍ਯੰਦਨ ਆਨਿ ਅਰੇ ਸੈਗਿ ਚਾਰ ਅਛ਼ੂਹਨਿ ਸੂਰ ਬਰੇ। 

ਕਬਿ ਰਾਮ ਕਹੈ ਅਤਿ ਆਹਵ ਮੈ ਅਘ ਖੰਡਨਿ ਤੇ ਨਹੀ ਨੈਕ ਡਰੇ। 

ਮਨੋ ਗਾਜਿ ਪੁਲੈ ਘਨ ਧਾਇ ਚਲਿਯੋ ਤਿਮ ਦਉਰੇ ਸੁ ਮਾਰ ਹੀ ਮਾਰ ਕਰੇ। ੧੧੮੫। 


ਧਨ ਸਿੰਘ ਅਛ਼ੂਹਨਿ ਦੁਇ ਸੈਗਿ ਲੈ ਅਨਗੇਸ _ਅਛੂਹਨਿ ਤੀਨ ਸੁ ਲ੍ਯਾਏ। 


ਸੋ ਤੁਮ ਸ੍ਯਾਮ ਸੁਨੋ ਛਲ ਸੋ ਰਨ ਮੈ ਦਸ ਹੂੰ ਨ੍ਰਿਪ ਮਾਰਿ ਗਿਰਾਏ। 


ਕ੍ਰਿਸਨਾਵਤਾਰ ੩੯੭ 


ਅਚਲ _ਸਿੰਘ ਜੋ ਵੀ _ਬਾਣ ਚਲਾਉਂਦਾ ਹੈ, 
ਕਟ ਕੇ ਡਿਗਾ ਦਿੰਦੇ ਹਨ। (ਉਹ) ਜਾਣਦਾ ਹੈ 
(ਕੋਈ) ਬਾਣ ਨਹੀਂ ਲਗਾ ਹੈ, ਫਿਰ ਕ੍ਰੋਧ ਕਰ 


ਵਿਚ ਮਾਰਦਾ ਹੈ। ਕਵੀ ਰਾਮ ਕਹਿੰਦੇ ਹਨ, ਇਸ ਕੌਤਕ ਨੂੰ `ਵੇਖ ਕੇ ਇੰਦਰ ('ਸਤਕ੍ਰਿਤ`) 
ਵੀ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਗਾਉਂਦਾ _ਹੈ।੧੧੮॥। 


ਉਤੇ ਦੇ ਮਾਰੀ। ਵੈਰੀ ਦਾ ਸਿਰ ਕਟ ਦਿੱਤਾ ਅਤੇ (ਸਿਰ) ਤੋਂ 
ਉਸ ਦਾ (ਯਸ਼ ਕਵੀ ਨੇ) ਇਸ ਤਰ੍ਹਾਂ ਉਚਾਰਿਆ ਹੈ, ਜਿਵੇਂ ਬਬਰ ਸ਼ੇਰ ਨੇ ਵੱਡੇ ਬਲ ਵਿਚ 
ਬਲ _ ਪੂਰਵਕ _ਮਾਨੋ ਸ਼ੇਰ _ ਨੂੰ _ਮਾਰ _ਕੇ _ਡਿਗਾਇਆ _ ਹੋਵੇ।੧੧੮੧। 
ਦੰਹਰਾ 
ਅਰਜਨ ਸਿੰਘ, ਅਮਿਟ ਸਿੰਘ (ਨਾਂ ਦੇ) ਔਠ ਮਹਾ _ਰਥੀ ਅਤੇ _ਧੀਰਜ _ਵਾਲੇ ਯੋਧੇ ਰਾਜਿਆਂ 
ਨੇ ਕ੍ਰਿਸ਼ਨ ਨੂੰ ਅਖਾਂ ਨਾਲ _ਵੇਖਿਆ। ਅੱਠੇ _ਰਾਜੇ ਆਪਸ ਵਿਚ _ਮਿਲ ਕੇ ਬੋਲ ਸਾਂਝੇ ਕਰਨ 
ਲਗੰ।੧੧੮੨-੧੧੮੩। 
੭ਾਵੀਯਾ 

ਰਿ 
ਆਪਣੇ ਰਾਜੇ ('ਪੁਭ”) ਦਾ ਕੰਮ ਕਰੀਏ ਅਤੇ _ਬਲਰਾਮ ਤੇ ਕ੍ਰਿਸ਼ਨ ਤੋ ਬਿਲਕੁਲ ਨ _ਡਰੀਏ। 
ਧਨੁਸ਼, _ਬਾਣ, _ਕ੍ਰਿਪਾਨ, _ਗਦਾ, _ਕੁਹਾੜੇ ਅਤੇ _ਤਿਖੇ _ਬਰਛੇ _ਪਕੜ _ਕੇ _(ਰਣ-ਭੂਮੀ _ਵਿਚ) 
ਜਾਈਏ। ਸਭ ਨੇ ਕਿਹਾ ਕਿ (ਸਾਡਾ) ਇਹੀ ਪੁਣ ਹੈ ਕਿ ਸ੍ਰੀ ਕ੍ਰਿਸ਼ਨ ਨੂੰ ਮਾਰੀਏ 
ਮਿਲ _ਕੇ ਯੁੱਧ _ਕਰੀਏ।੧੧੮੪। 


ਸਾਰੇ ਸ਼ਸਤੁ ਹੱਥਾਂ ਵਿਚ ਲੈ ਕੇ ਸ੍ਰੀ ਕ੍ਰਿਸ਼ਨ ਉਪਰ ਦੌੜ ਕੇ ਜਾ ਪਏ। ਚਥਾਂ ਨੂੰ 
ਭਜਾ ਕੇ, ਆ ਕੇ ਡਟ ਗਏ ਹਨ ਜਿਨ੍ਹਾਂ ਨਾਲ ਚਾਰ ਅਛੋਹਣੀਆਂ _ਬਹਾਦਰ ਸੂਰਮੇ _ਹਨ। 
ਕਵੀ _ਰਾਮ _ਕਹਿੰਦੇ ਹਨ, _ਬਹੁਤ _ਵੱਡੀ ਯੁੱਧ-ਭੂਮੀ _ਵਿਚ _(ਖੜੋਤੇ ਹਨ) ਅਤੇ ਪਾਪਾਂ _ਦਾ 
ਵਿਨਾਸ਼ ਕਰਨ ਵਾਲੇ (ਕ੍ਰਿਸ਼ਨ) ਤੋਂ ਬਿਲਕੁਲ ਨਹੀਂ _ਡਰਦੇ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ 
ਪਰਲੋ _ਦੇ _ਬਦਲਾਂ _ਵਾਂਗ _ਭਜੇ ਚਲੇ _ ਆਉਂਦੇ _ਹੋਣ _ਅਤੇ ਮਾਰੋ __ ਮਾਰ _ਕਰਦੇ ਆਉਂਦੇ 
ਹੌਣ।੧੧੮੫। 

ਆ 
ਲੈ ਕੇ ਆਏ ਸਨ। (ਰਾਜਿਆਂ ਨੇ ਕਿਹਾ--) ਹੇ ਕ੍ਰਿਸ਼ਨ! ਸੁਣ ਛਲ ਕਰ ਕੇ ਦਸਾਂ ਰਾਜਿਆਂ 


ਡਟ 
ਅਤੇ 


੩੯੮ ਸੀ _ਦਸਮ-ਗ੍ਰੰਥ _ਸਾਹਿਬ 


ਚਾਰ ਅਛ਼ੂਹਨਿ ਲੈ ਹਮ ਹੂੰ ਦਲ ਤੋ ਪਰ ਆਏ ਹੈ ਕੋਪ ਬਢਾਏ। 
ਤਾ ਤੇ ਕਹਿਯੋ ਸੁਨਿ ਲੈ ਹਮਰੋ ਗ੍ਰਿਹ ਕੋ ਤਜਿ ਆਹਵ ਜਾਹੁ ਪਰਾਏ। ੧੧੮੬। 


ਕਿਹ ਤੀ ਆ 
ਸ਼ਾਵੰਯਾ 
ਯੋ ਸੁਨਿ ਕੈ ਬਤੀਯਾ ਤਿਹ ਕੀ ਹਰਿ ਕੋਪ ਕਹਿਯੋ ਹਮ ਜੁਧ ਕਰੈਗੇ। 
ਬਾਨ ਕਮਾਨ ਗਦਾ ਗਹਿ ਕੈ ਦੋਊ ਭ੍ਰਾਤ ਸਬੈ ਅਰਿ ਸੈਨ ਹਰੈਗੇ। 
ਸੂਰ ਸਿਵਾਦਿਕ ਤੇ ਨ ਭਜੈ ਹਨਿ ਹੈ ਤੁਮ ਕਉ ਨਹਿ ਜੂਝਿ ਮਰੈਗੇ। 
ਮੇਰੁ ਹਲੈ ਸੁਖਿ ਹੈ ਨਿਧਿ ਬਾਰਿ ਤਊ ਰਨ ਕੀ ਛਿਤਿ ਤੇ ਨ ਟਰੈਗੇ। ੧੧੮੭। 


ਯੌ ਕਹਿ ਕੈ ਬਤੀਯਾ ਤਿਨ ਸੋ _ਕਸਿ ਕੈ ਇਕ ਬਾਨੁ ਸੁ ਸਯਾਮ ਚਲਾਯੋ। 
ਲਾਗਿ ਗਯੋ ਅਜਬੇਸ ਕੇ ਬਛ ਸੁ ਲਾਗਤ ਹੀ ਕਛੁ _ਖੇਦੁ ਨ ਪਾਯੋ। 

ਫੇਰਿ ਹਠੀ ਹਠਿ ਕੈ ਹਰਿ ਸੋ ਇਮ ਬੈਨ ਮਹਾ ਕਰਿ ਕੋਪ ਸੁਨਾਯੋ। 

ਕਾ ਕਹੀਏ ਤਿਹ ਪੰਡਿਤ ਕੋ ਜਿਹ ਤੇ ਧਨੁ ਕੀ ਬਿਧਿ ਤੂੰ ਪੜਿ ਆਯੋ। ੧੧੮੮। 


ਕੋਪ ਭਰੀ ਜਦੂਵੀ ਪ੍ਰਿਤਨਾ ਇਤ ਤੇ ਉਮਡੀ ਉਤ ਤੇ ਉਹੋ ਆਈ। 
ਮਾਰ ਹੀ ਮਾਰ ਕੀਏ ਮੁਖ ਤੇ ਕਬਿ ਰਾਮ ਕਹੈ ਜੀਯ ਰੋਸ ਬਢਾਈ। 
ਬਾਨ ਕ੍ਰਿਪਾਨ ਗਦਾ ਕੇ ਲਗੇ ਬਹੁ ਜੂਝਿ ਪਰੇ ਕਰਿ ਦੁੰਦ ਲਰਾਈ। 
ਰੀਝ ਰਹੇ ਸੁਰ ਪੇਖਿ ਸਬੈ ਪੁਹਪਾਵਲਿ ਕੀ ਬਰਖਾ ਬਰਖਾਈ। ੧੧੮੯। 


ਇਤ ਤੇ ਰਨ ਮੈ ਰਿਸ ਬੀਰ ਲਰੈ ਨਭਿ ਮੈ ਬੁਹਮਾਦਿ ਸਨਾਦਿ ਨਿਹਾਰੈ। 
ਆਗੇ ਨ ਐਸੋ ਭਯੋ ਕਬ ਹੂੰ ਰਨ ਆਪਸਿ ਮੈ ਇਮ ਬੋਲਿ ਉਚਾਰੈ। 

ਜੂਝ ਪਰੇ ਤਿਹ ਸੂਉਨ ਢਰੇ ਭਰਿ ਖਪਰ ਜੁਗਨਿ ਪੀ ਕਿਲਕਾਰੈ। 

ਮੁੰਡਨ ਮਾਲ ਅਨੇਕ ਗੁਹੀ ਸਿਵ ਕੇ ਗਨ _ਧਨਿ ਹੀ ਧਨਿ ਪੁਕਾਰੈ। ੧੧੯0। 


ਆਯੁਧ ਧਾਰਿ ਅਯੋਧਨ ਮੈ ਇਕ ਕੋਪ ਭਰੇ ਭਟ ਧਾਇ ਅਰੈ। 

ਇਕ ਮਲ ਕੀ ਦਾਇਨ ਜੁਧ ਕਰੈ ਇਕ ਦੇਖ ਮਹਾ ਰਣ ਦਉਰਿ ਪਰੈ। 

ਇਕ ਰਾਮ ਹੀ ਰਾਮ ਕਹੈ ਮੁਖਿ ਤੇ ਇਕੁ ਮਾਰ ਹੀ ਮਾਰ ਇਹੈ ਉਚਰੈ। 

ਇਕ ਜੂਝਿ ਪਰੇ ਇਕ ਘਾਇ ਭਰੇ ਇਕ ਸ੍ਯਾਮ ਕਹਾ ਇਹ ਭਾਤਿ ਰਰੈ। ੧੧੯੧। 


ਮੁਕੀਯਾ ਊ ਲਰੈ ਇਕ ਅਪਾਸ ਮੈ ਗਹਿ ਕੇਸਨਿ ਕੇਸ ਏਕ ਅਰੇ ਹੈ। 
ਏਕ ਚਲੇ ਰਨ ਤੇ ਭਜਿ ਕੈ ਇਕ ਆਹਵ ਕੋ ਪਗ ਆਗੇ ਕਰੇ ਹੈ। 


ਕ੍ਰਿਸਨਾਵਤਾਰ ੩੯੯ 


ਅਸੀਂ ਯੁੱਧ _ਕਰਾਂਗੇ। _ਬਾਣ, _ਕਮਾਨ, _ਗਦਾ (ਆਦਿਕ ਸ਼ਸਤ੍ਰ) ਪਕੜ ਕੇ ਦੋਵੇਂ ਭਰਾ ਵੈਰੀ 
ਦੀ ਸਾਰੀ ਸੈਨਾ ਨੂੰ ਨਸ਼ਟ ਕਰ ਦਿਆਂਗੇ। ਸੂਰਜ, ਸ਼ਿਵ ਵਰਗਿਆਂ ਤੋ ਨਹੀਂ _ਭਜਾਂਗੇ, ਤੁਹਾਨੂੰ 
ਮਾਰ ਦਿਆਂਗੇ, _ਨਹੀਂ__ਤਾਂ (ਆਪ) ਲੜ _ ਮਰਾਂਗੇ। ਸੁਮੇਰ _ਪਰਬਤ _ਹਿਲ ਜਾਵੇ, 
ਦਾ ਜਲ ਸੁਕ ਜਾਵੇ (ਅਜਿਹੀਆਂ _ਅਣਹੋਣੀਆਂ ਭਾਵੇਂ ਹੋ__ਜਾਣ), ਤਾਂ ਵੀ 
ਪਿਛੇ ਨਹੀ _ਹਟਾਂਗੇ।੧੧੮੭। 

ਉਨ੍ਹਾਂ ਨੂੰ ਇਸ ਤਰ੍ਹਾਂ ਗੱਲਾਂ ਕਹਿ ਕੇ, ਕ੍ਰਿਸ਼ਨ ਨੇ ਇਕ ਬਾਣ ਨੂੰ ਕਸ ਕੇ ਵੈਰੀ 


ਦਹ = 


ਵਲ ਚਲਾ ਦਿੱਤਾ। ਉਹ ਜਾ ਕੇ ਅਜਬ ਸਿੰਘ ਦੀ ਵੱਖੀ ਵਿਚ ਲਗਿਆ, ਉਸ ਦੇ ਲਗਣ 


ਅਤੇ ਬਹੁਤ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਪੁਤਿ ਇਸ ਤਰ੍ਹਾਂ ਬੋਲ ਉਚਾਰੇ-- ਉਸ ਪੰਡਿਤ 
ਨੂੰ ਕੀ ਕਹੀਏ, ਜਿਸ ਤੋਂ _ਧਨੁਸ਼ ਚਲਾਉਣ ਦੀ ਜੁਗਤ ਤੂੰ ਸਿਖ ਕੇ ਆਇਆ ਹੈਂ।੧੧੮੮। 


ਇਧਰੋ' ਯਾਦਵਾਂ ਦੀ ਸੈਨਾ ਕ੍ਰੋਧ ਕਰ ਕੇ ਉਮਡੀ ਹੈ ਅਤੇ ਉਧਰੋਂ ਉਨ੍ਹਾਂ (ਦੀ ਸੈਨਾ) 
ਰਾਮ _ਕਹਿੰਦੇ ਹਨ, (ਉਨ੍ਹਾਂ ਨੇ) ਮਨ ਵਿਚ ਰੋਸ ਵਧਾਇਆ ਹੋਇਆ 


% ਤਰ 


ਇਧਰ _ਰਣ-ਭੂਮੀ ਵਿਚ ਕ੍ਰੋਧ ਕਰ ਕੇ ਸੂਰਮੇ ਲੜਦੇ ਹਨ, (ਉਧਰ) ਆਕਾਸ਼ ਵਿਚ 
ਬ੍ਰਹਮਾ ਆਦਿਕ _ਅਤੇ _ਸਨਕਾਦਿਕ _ਵੇਖਦੇ _ਹਨ। _(ਉਹ) ਆਪਸ _ਵਿਚ _ਇਸ ਤਰ੍ਹਾਂ ਗੱਲਾਂ 
ਕਰਦੇ ਹਨ ਕਿ ਅਗੇ ਅਜਿਹਾ ਯੁੱਧ ਕਦੇ ਨਹੀਂ ਹੋਇਆ। (ਯੋਧੇ) ਲੜ ਕੇ ਮਰ ਗਏ ਹਨ, 
(ਉਨ੍ਹਾਂ ਦਾ) ਲਹੂ _ਵਗਦਾ ਹੈ ਅਤੇ _(ਉਸ ਲਹੂ ਦੇ) ਖੌਪਰ ਭਰ ਕੇ _ਜੋਗਣਾਂ ਪੀ ਕੇ 
ਕਿਲਕਾਰਦੀਆਂ _ਹਨ। ਸ਼ਿਵ ਦੇ _ਗਣਾਂ ਨੇ, (ਸ਼ਿਵ ਲਈ) ਮੁੰਡਾਂ _ਦੀਆਂ ਅਨੇਕ _ਮਾਲਾਵਾਂ 
ਗੁੰਦ ਲਈਆਂ _ ਹਨ _ ਅਤੇ (ਯੁੱਧ _ਕਰਮ _ਲਈ) ਧੰਨ _ਹੀ ਧੰਨ _ਕਹਿੰਦੇ _ਹਨ।੧੧੯0। 


ਗਿ 
ਸੈਂ 


੪00 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਲਰੇ ਗਹਿ ਫੇਟਨਿ ਫੇਟ ਕਟਾਰਨ ਸੋ ਦੋਊ ਜੂਝਿ ਮਰੇ ਹੈ। 
ਸੋਊ ਲਰੇ ਕਬਿ ਰਾਮ ਰਰੈ ਅਪੁਨੇ ਕੁਲ ਕੀ ਜੋਊ ਲਾਜਿ ਭਰੇ ਹੈ। ੧੧੯੨। 


ਆਠੋ ਹੀ ਭੂਪ ਅਯੋਧਨ ਮੈ ਸਬ ਲੈ ਪ੍ਰਿਤਨਾ ਹਰਿ ਊਪਰਿ ਆਏ। 

ਜੁਧ ਕਰੋ ਨ ਡਰੋ ਹਮ ਤੇ ਕਬਿ ਰਾਮ ਕਹੈ ਇਹ ਬੈਨ ਸੁਨਾਏ। 

ਦੈ ਕੈ ਕਸੀਸਨਿ ਈਸਨਿ ਚਾਪਨਿ ਲੈ ਸਰ ਸ੍ਰੀ ਹਰਿ ਓਰਿ ਚਲਾਏ। 

ਸ੍ਯਾਮ ਜੂ ਪਾਨਿ _ਸਰਾਸਨਿ ਲੈ ਸਰ ਸੋ_ਸਰ ਆਵਤ _ਕਾਟਿ ਗਿਰਾਏ। ੧੧੯੩। 


ਤਉ ਮਿਲਿ ਕੈ ਧੁਜਨੀ ਅਰਿ ਕੀ ਜਦੁਬੀਰ ਚਹੂੰ ਦਿਸ ਤੇ ਰਿਸਿ ਘੇਰਿਯੋ। 
ਆਪਸਿ ਮੈ ਮਿਲਿ ਕੈ ਭਟ ਧੀਰ ਹਨ੍ਯੋ ਬਲਬੀਰ ਇਹੈ ਪੁਨਿ ਟੇਰਿਯੋ। 
ਸੀ ਧਨ ਸਿੰਘ ਬਲੀ ਅਚਲੇਸ ਕਉ ਅਉਰ ਨਰੇਸਨਿ ਯਾ ਹੀ ਨਿਬੇਰਿਯੋ। 
ਇਉ ਕਹਿ ਕੈ ਸਰ ਮਾਰਤ ਭਯੋ ਗਜ ਪੁੰਜ ਮਨੋ ਕਰਿ" ਕੇਹਰਿ ਛੇਰਿਯੋ। ੧੧੯੪। 


ਘੇਰਿ ਲਯੋ_ਹਰਿ ਕੌ ਜਬ ਹੀ ਹਰਿ ਜੂ ਤਬ ਹੀ ਸਬ ਸਸਤ੍ਰ ਸੰਭਾਰੇ। 
ਕੋਪਿ ਅਯੋਧਨ ਮੈ ਫਿਰਿ ਕੈ ਰਿਸ ਸਾਥ ਘਨੇ ਅਰਿ ਬੀਰ ਸੰਘਾਰੇ। 
ਏਕਨ ਕੇ ਸਿਰ ਕਾਟਿ ਦਏ ਇਕ ਜੀਵਤ ਹੀ ਗਹਿ ਕੇਸਿ ਪਛਾਰੇ। 
ਏਕ ਲਰੇ ਕਟਿ ਭੂਮਿ ਪਰੇ ਇਕ ਦੇਖ ਡਰੇ ਮਰਿ ਗੇ ਬਿਨੁ ਮਾਰੇ। ੧੧੯੫। 


ਆਠੋ ਈ ਭੂਪ ਕਹਿਓ ਮੁਖ ਤੇ ਭਟ ਭਾਜਤ ਹੋ ਕਹਾ ਜੁਧੁ ਕਰੋ। 

ਜਬ ਲਉ ਰਨ ਮੈ ਹਮ ਜੀਵਤ ਹੈ ਤਬ ਲਉ ਹਰਿ ਤੇ ਤੁਮ ਹੂੰ ਨ ਡਰੋ। 
ਹਮਰੋ ਇਹ ਆਇਸ ਹੈ ਤੁਮ ਕੋ ਜਦੁਬੀਰ ਕੇ ਸਾਮੁਹਿ ਜਾਇ ਲਰੋ। 

ਕੋਊ ਆਹਵ ਤੇ ਨਹੀ ਨੈਕੁ ਟਰੋ ਇਕ ਜੂਝਿ ਪਰੋ ਇਕ ਧਾਇ ਅਰੋ। ੧੧੯੬। 
ਫੇਰਿ ਫਿਰੇ ਪਟ ਆਯੁਧ ਲੈ ਰਨ ਮੈ ਜਦੁਬੀਰ ਕਉ ਘੇਰਿ ਲੀਯੋ। 

ਨ ਟਰੇ ਅਤਿ ਰੋਸਿ ਭਿਰੇ ਜੀਯ ਮੈ ਅਤਿ ਆਹਵ ਚਿਤ੍ਰ ਬਚਿਤੁ ਕੀਯੋ। 
ਅਸਿ ਲੈ ਬਰਬੀਰ ਗਦਾ ਗਹਿ ਕੈ ਰਿਪੁ ਕੋ _ਦਲੁ ਮਾਰਿ ਬਿਦਾਰਿ ਦੀਯੋ। 
ਇਕ ਬੀਰਨ ਕੇ ਪਦੁ ਸੀਸ ਕਟੇ ਭਟ ਏਕਨ ਕੋ ਦਯੋ _ਫਾਰਿ ਹੀਯੋ। ੧੧੯੭। 


ਸ੍ਰੀ ਜਦੁਬੀਰ ਸਰਾਸਨਿ ਲੈ ਬਹੁ ਕਾਟਿ ਰਥੀ ਸਿਰ ਭੂਮਿ ਗਿਰਾਏ। 
ਆਯੁਧ ਲੈ ਅਪੁਨੇ ਅਪੁਨੇ ਇਕ ਕੋਪਿ ਭਰੇ ਹਰਿ ਪੈ ਪੁਨਿ ਧਾਏ। 
ਤੇ ਬ੍ਰਿਜਨਾਥ ਕਰੈ ਗਹਿ ਖਖਗ ਅਭਗ _ਹਨੇ ਸੁ ਘਨੇ ਤਹ ਘਾਏ। 
ਭਾਜਿ ਗਏ ਹਰਿ ਤੇ ਅਰਿ ਇਉ ਸੁ ਕੋਊ ਨਹਿ ਆਹਵ ਮੈ ਠਹਰਾਏ। ੧੧੯੮। 


ਕ੍ਰਿਸਨਾਵਤਾਰ ੪0੧ 


ਇਕ ਯੁੱਧ ਲਈ _ਕਦਮ _ਅਗੇ ਵਧਾਉਂਦੇ _ਹਨ। _ਇਕ _(ਲਕ ਦੀਆਂ) ਪੇਟੀਆਂ ਨੂੰ _ਪਕੜ 
ਕੇ ਲੜ ਰਹੇ ਹਨ ਅਤੇ (ਕਈ) ਕਟਾਰਾਂ ਮਾਰ ਕੇ ਦੋਵੇਂ ਲੜ ਮੋਏ _ਹਨ। ਕਵੀ ਸ਼ਿਆਮ 
ਕਹਿੰਦੇ ਹਨ, ਉਹੀ ਲੜੇ ਹਨ ਜੋ ਆਪਣੇ ਕੁਲ ਦੀ ਲਾਜ _ਨਾਲ _ਭਰੇ ਹੋਏ _ਹਨ।੧੧੯੨। 

ਔਠੇ ਹੀ ਰਾਜੇ (ਆਪਣੀਆਂ) ਸਾਰੀਆਂ ਸੈਨਾਵਾਂ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ 
ਹਨ। _ਕਵੀ ਰਾਮ _ਕਹਿੰਦੇ ਹਨ, (ਹੇ ਕ੍ਰਿਸ਼ਨ! ਸਾਡੇ ਨਾਲ) ਯੁੱਧ _ਕਰ ਅਤੇ ਸਾਡੇ ਕੋਲੋਂ ਨ 
ਡਰ, ਇਸ ਤਰ੍ਹਾਂ ਦੇ ਬੋਲ ਸੁਣਾਉਂਦੇ ਹਨ। _ਫਿਰ ਰਾਜਿਆਂ ਨੇ ਧਨੁਸ਼ਾਂ ਨੂੰ ਹੱਥ ਵਿਚ ਲੈ 
ਕੇ ਅਤੇ ਚਿੱਲੇ ਚੜ੍ਹਾ ਕੇ ਕ੍ਰਿਸ਼ਨ ਵਲ ਬਾਣ ਚਲਾ ਦਿੱਤੇ। ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ 
ਲੈ ਕੇ ਬਾਣਾਂ ਨਾਲ _ਬਾਣਾਂ ਨੂੰ ਕਟ _ਕੇ _ਗਿਰਾ _ਦਿੱਤਾ।੧੧੯੩। 


ਹਾਥੀਆਂ ਦੇ ਝੁੰਡ _ਨੇ ਸ਼ੇਰ ਨੂੰ ਘੇਰ ਲਿਆ ਹੋਵੇ।੧੧੯੪। 

ਨੂੰ ਘੇਰ ਲਿਆ, ਤਦੋਂ ਹੀ ਸ੍ਰੀ ਕ੍ਰਿਸ਼ਨ ਨੇ ਸਾਰੇ ਸ਼ਸਤ੍ਰ 
ਸੰਭਾਲ _ਲਏ। (ਫਿਰ) _ਰਣ-ਭੂਮੀ ਵਿਚ ਘੁੰਮ ਕੇ ਕ੍ਰੋਧ ਨਾਲ ਵੈਰੀ ਦੇ ਬਹੁਤ ਸਾਰੇ _ਸੂਰਵੀਰ 
ਮਾਰ ਦਿੱਤੇ। ਇਕਨਾਂ ਦੇ ਸਿਰ ਕਟ ਦਿੱਤੇ ਅਤੇ ਇਕਨਾਂ ਨੂੰ ਜੀਉਂਦਿਆਂ ਹੀ ਕੇਸਾਂ ਤੋਂ 
ਕੇ (ਧਰਤੀ ਉਤੇ) ਪਟਕਾ _ਮਾਰਿਆ। ਇਕ ਲੜੇ _ਅਤੇ ਕਟ ਕੇ ਧਰਤੀ ਉਤੇ 
ਅਤੇ ਇਕ (ਉਨ੍ਹਾਂ ਨੂੰ) ਵੇਖ ਕੇ (ਇਤਨੇ) ਡਰ ਗਏ ਕਿ ਬਿਨਾ ਮਾਰਿਆ ਹੀ 
ਹਨ।੧੧੯੫। 


ਜਾਓ।੧੧੯੬। 
ਸ਼ਸਤ੍ਰ ਲੈ ਕੇ ਸੂਰਮੇ ਫਿਰ ਮੁੜ ਪਏ ਅਤੇ ਰਣ ਵਿਚ ਸ੍ਹੀ ਕ੍ਰਿਸ਼ਨ ਨੂੰ ਘੇਰ ਲਿਆ। 
“ਹਨ, ਮਨ ਵਿਚ ਕ੍ਰੋਧ ਨਾਲ ਭਰੇ _ਹੋਏ _ਹਨ ਅਤੇ ਬਹੁਤ ਤਕੜਾ ਯੁੱਧ _ਕਰ 
ਨੂੰ) ਅਲੌਕਿਕ ਰੂਪ ਪ੍ਰਦਾਨ ਕਰ ਦਿੱਤਾ ਹੈ। _ਸ੍ਰੇਸ਼ਠ _ਸੂਰਵੀਰਾਂ ਨੇ ਤਲਵਾਰ ਅਤੇ 
ਪਕੜ ਕੇ ਵੈਰੀ ਦੀ ਸੈਨਾ ਨੂੰ ਮਾਰ ਕੇ ਨਸ਼ਟ _ਕਰ ਦਿੱਤਾ ਹੈ। _ਇਕਨਾਂ ਸੂਰਮਿਆਂ 
ਦੇ ਹੱਥ ਅਤੇ ਸਿਰ ਕਟੇ ਗਏ 
ਗਈਆਂ ਹਨ।੧੧੯੭। 
ਸੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਬਹੁਤ ਸਾਰੇ _ਰਥਾਂ ਵਾਲਿਆਂ ਦੇ ਭੂਮੀ 
ਉਤੇ _ਗਿਰਾ ਦਿੱਤੇ। ਫਿਰ ਆਪਣੇ ਆਪਣੇ ਸ਼ਸਤ੍ਰ ਲੈ ਕੇ, ਕ੍ਰੋਧ ਦੇ ਭਰੇ ਹੋਏ (ਕਈ) ਇਕ 
ਉਤੇ ਧਾ ਗਏ ਕ੍ਰਿਸ਼ਨ ਨੇ ਹੱਥ ਵਿਚ ਤਲਵਾਰ ਲੈ ਕੇ, ਨ _ਭਜਣ 
ਵਾਲਿਆਂ ਨੂੰ ਮਾਰ ਦਿੱਤਾ ਅਤੇ (ਹੋਰ) ਬਹੁਤ ਸਾਰੇ (ਯੋਧੇ _ਵੀ) ਮਾਰ ਦਿੱਤੇ। ਇਸ ਤਰ੍ਹਾਂ 
ਭਜ ਨ 


ਸਕਿਆ।੧੧੯੮। 


੪0੨ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਭੂਪਨ ਕੀ ਭਾਜੀ ਚਮੂ ਖਾਇ ਘਨੀ ਹਰਿ ਮਾਰਿ। 
ਤਬਹਿ ਫਿਰੇ ਨ੍ਰਿਪ ਜੁਧ ਕੇ ਆਯੁਧ ਸਕਲ _ਸੈਭਾਰਿ। ੧੧੯੯। 
ਮਾਵੀੰਲ” 
ਕੋਪ ਅਯੋਧਨੁ ਮੈ ਕਰਿ ਕੈ ਕਰਿ ਮੈ ਸਬ ਭੂਪਨ ਸਸਤੁ _ਸੰਭਾਰੇ। 
ਆਇ ਕੈ ਸਾਮੁਹੇ ਸ੍ਯਾਮ ਹੀ ਕੇ ਬਲ ਕੈ ਨਿਜੁ ਆਯੁਧ ਰੋਸਿ ਪ੍ਰਹਾਰੇ। 
ਕਾਨ੍ਹ ਸੰਭਾਰਿ ਸਰਾਸਨਿ ਲੈ ਸਰ ਸਤ੍ਰਨ ਕਾਟਿ ਕੈ ਭੂ ਪਰਿ ਡਾਰੇ। 
ਘਾਇ ਬਚਾਇ ਕੈ ਯੌ ਤਿਨ ਕੈ ਬਹੁਰੇ ਅਰਿ ਕੈ ਸਿਰ ਕਾਟਿ ਉਤਾਰੇ। ੧੨00। 


ਦੰਹਰਾ 

ਅਜਬ ਸਿੰਘ ਕੋ ਸਿਰ ਕਟਿਯੋ ਹਰਿ ਜੂ ਸਸਤੂ _ਸੰਭਾਰਿ। 

ਅਡਰ ਸਿੰਘ ਘਾਇਲ ਕਰਿਓ ਅਤਿ ਰਨ ਭੂਮਿ ਮਝਾਰਿ। ੧੨0੧। 
ਚੱਪਣਾ 

ਅਡਰ ਸਿੰਘ ਘਾਇਲ ਜਬ ਭਯੋ। ਅਤਿ ਹੀ _ਕੋਪੁ ਜੀਯ ਤਿਹ ਠਯੋ। 

ਬਹੁ _ਤੀਛਨ ਬਰਛਾ ਤਿਨਿ ਲਯੋ। ਹਰਿ ਕੀ ਓਰਿ ਡਾਰਿ ਕੈ ਦਯੋ। ੧੨0੨। 


ਦੰਹਰਾ 
ਬਰਛਾ ਆਵਤ _ਲਖਿਯੋ ਹਰਿ _ਧਨੁਖ ਬਾਨ _ਕਰਿ __ਕੀਨ। 
ਆਵਤ ਸਰ ਸੋ _ਕਾਟਿ ਕੈ ਮਾਰਿ ਵਹੈ ਭਟ ਲੀਨ। ੧੨0੩। 


ਅਘੜ ਸਿੰਘ ਲਖਿ ਤਿਹ ਦਸਾ ਦੇਤ ਭਯੋ ਨਹੀ ਪੀਠਿ। 
ਸਮੁਹੇ ਹਰਿ ਕੇ ਆਇ ਕੈ ਬੋਲਿਯੋ ਹ੍ਹੈ ਕਰਿ ਢੀਨੁ। ੧੨0੪। 


ਚੱਪਣਾ 
ਹਰਿ ਸਨਮੁਖਿ ਇਹ ਭਾਤਿ ਉਚਾਰਿਓ। ਅਡਰ ਸਿੰਘ ਤੈ ਛਲ ਸੋ _ਮਾਰਿਓ। 
ਅਜਬ ਸਿੰਘ ਕਰਿ ਕਪਟ ਖਪਾਯੋ। ਇਹ ਸਭ ਭੇਦ ਹਮੋ ਲਖਿ ਪਾਯੋ। ੧੨0੫। 


ਦੰਹਾਰ” 
ਅਘੜ ਸਿੰਘ ਅਤਿ ਨਿਡਰ ਹ੍ਹੈ ਬੋਲਿਯੋ ਹਰਿ ਸਮੁਹਾਇ। 
ਬਚਨ ਸ੍ਯਾਮ ਸੌ_ਜੇ ਕਹੇ ਸੋ ਕਬਿ ਕਹਿਤ ਸੁਨਾਇ। ੧੨0੬। 
੭ਵੀਯ” 
ਢੀਠ ਹ੍ਹੈ ਬੋਲਤ ਭਯੋ ਰਨ ਮੈ ਹਸਿ ਕੈ ਹਰਿ ਸੋ ਬਤੀਯਾ ਸੁਨਿ ਲੈਹੋ। 


ਵੇ 


ਕੁਧ ਕੀਏ ਹਮ ਸੈਗਿ ਨਿਸੰਗ ਕਹਾ ਅਬ ਜੁਧ ਕੀਏ ਫਲੁ ਪੈ ਹੋ। 


ਕ੍ਰਿਸਨਾਵਤਾਰ ੪0੩ 


ਦੰਹਰਾ 

ਕ੍ਰਿਸ਼ਨ ਕੋਲੋਂ ਬਹੁਤ ਮਾਰ ਖਾ ਕੇ ਰਾਜਿਆਂ ਦੀ ਸੈਨਾ ਭਜ ਗਈ। ਤਦ ਫਿਰ ਸਾਰੇ 
ਰਾਜੇ ਸ਼ਸਤ੍ਰ _ਸੰਭਾਲ ਕੇ ਯੁੱਧ _ਕਰਨ ਲਈ ਪਰਤ _ਆਏ।੧੧੯੯। 
ਹਾਵੀਯਾਂ 

ਯੁੱਧ _ਵਿਚ ਕ੍ਰੋਧ ਕਰ _ਕੇ, ਸਾਰਿਆਂ ਰਾਜਿਆਂ ਨੇ ਹੱਥਾਂ ਵਿਚ _ਸ਼ਸਤ੍ੁ _ਸੰਭਾਲ ਲਏ। 
ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਅਤੇ ਕ੍ਰੋਧ ਕਰ ਕੇ ਬਲ ਪੂਰਵਕ ਆਪਣੇ ਸ਼ਸਤਰ ਚਲਾਉਣ 
ਲਗੇ। ਸ੍ਰੀ ਕ੍ਰਿਸ਼ਨ ਨੇ ਧਨੁਸ਼ ਨੂੰ ਸੰਭਾਲ ਕੇ, ਵੈਰੀਆਂ ਦੇ _ਬਾਣਾਂ ਨੂੰ (ਆਪਣੇ _ਬਾਣਾਂ _ਨਾਲ) 
ਕਟ ਕੇ ਧਰਤੀ ਉਤੇ ਸੁਟ ਦਿੱਤੇ। ਉਨ੍ਹਾਂ ਦੇ ਵਾਰ ਤੋਂ (ਆਪਣੇ ਆਪ ਨੂੰ) ਇਸ ਤਰ੍ਹਾਂ ਬਚਾ 
ਕੇ (ਫਿਰ) ਵੈਰੀ ਦੇ ਸਿਰ ਨੂੰ ਕਟ ਦਿੱਤਾ।੧੨00। 
ਦੰਹਰਾ 

ਸੀ ਕ੍ਰਿਸ਼ਨ ਨੇ ਸ਼ਸਤ੍ਰ ਸੰਭਾਲ ਕੇ ਅਜਬ _ਸਿੰਘ ਦਾ ਸਿਰ ਕਟ ਦਿੱਤਾ ਅਤੇ ਘੋਰ 
ਯੁੱਧ _ਵਿਚ _ਅਡਰ _ ਸਿੰਘ ਨੂੰ ਘਾਇਲ _ ਕਰ _ ਦਿੱਤਾ।੧੨0੧। 


ਜਦ _ਅਡਰ _ਸਿਘ ਘਾਇਲ ਹੋ ਗਿਆ, (ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ 
ਹੋਇਆ। _ ਹੱਥ _ ਵਿਚ _ ਬਹੁਤ _ਤਿਖਾ _ਬਰਛਾ _ਪਕੜ ਲਿਆ _ ਅਤੇ ਕ੍ਰਿਸ਼ਨ _ਵਲ ਸੁਟ 
ਦਿੱਤਾ।੧੨0੨। 
ਦੰਹਰ” 

ਬਰਛੇ ਨੂੰ ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਬਾਣ ਲੈ ਲਿਆ। 
ਆਉਂਦੇ ਹੋਏ (ਬਰਛੇ) ਨੂੰ ਬਾਣ ਨਾਲ ਕਟ ਕੇ (ਸੁਟ ਦਿੱਤਾ) ਅਤੇ (ਫਿਰ) ਉਸ ਯੋਧੇ 
ਮਾਰ _ਲਿਆ।੧੨0੩। 

ਅਘੜ ਸਿੰਘ ਨੇ ਇਸ ਸਥਿਤੀ ਨੂੰ ਵੇਖ ਕੇ, (ਰਣ ਵਿਚ) ਪਿਠ ਨਹੀਂ ਦਿੱਤੀ। ਸ੍ਰੀ 
ਕ੍ਰਿਸ਼ਨ _ਦੇ ਸਾਹਮਣੇ ਆ ਕੇ ਢੀਠਤਾ _ਨਾਲ _ਬੋਲਣ _ਲਗਿਆ। _੧੨0੪। 
ਜਪਣ 

ਸਰੀ ਕ੍ਰਿਸ਼ਨ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਕਿਹਾ -- ਤੂੰ ਅਡਰ ਸਿੰਘ ਨੂੰ ਛਲ 
ਨਾਲ ਮਾਰਿਆ ਹੈ। ਅਜਬ _ਸਿੰਘ ਨੂੰ ਕਪਟ ਕਰ ਕੇ _ਖਪਾਇਆ ਹੈ। _ਇਹ _ਸਾਰਾ ਭੇਦ 
ਮੈਂ ਪਾ ਲਿਆ ਹੈ। ੧੨0੫। 
ਦੰਹਰ” 

ਅਘੜ _ਸਿੰਘ ਅਤਿ ਨਿਡਰ ਹੋ ਕੇ ਕ੍ਰਿਸ਼ਨ ਦੇ ਸਾਹਮਣੇ ਆ ਕੇ ਬੋਲਿਆ। (ਉਸ 
ਨੇ) ਸ੍ਰੀ ਕ੍ਰਿਸ਼ਨ ਨੂੰ ਜੋ ਬੋਲ ਕਹੇ, ਉਹ (ਹੁਣ) ਕਵੀ ਕਹਿ ਕੇ ਸੁਣਾਉਂਦਾ ਹੈ। _੧੨0੬। 


ਚ 


02੧੨ 


ਨਾਵੀੰਯਾ 
ਢੀਠ ਹੋਕੇ ਯੁੱਧ-ਭੂਮੀ ਵਿਚ ਬੋਲਣ ਲਗਿਆ ਅਤੇ ਹਸ ਕੇ ਕ੍ਰਿਸ਼ਨ ਨੂੰ (ਕਹਿਣ 


ਲਗਾ, ਮੇਰੀ) ਗੱਲ ਸੁਣ ਲੈ। ਸਾਡੇ ਨਾਲ ਨਿਸੰਗ ਹੋਕੇ (ਤੂੰ) ਕ੍ਰੋਧ ਕੀਤਾ ਹੈ (ਪਰ) ਇਸ 


ਸੀ _ਦਸਮ-ਗ੍ਰੰਥ _ਸਾਹਿਬ 


ਮੋ ਸੈਗਿ ਆਇ ਕੈ ਹੋ ਲਰਿਕਾ ਰਨ ਦੇਖਿ ਪਰੈ ਹੋ। 
ਮਰਿ ਹੋ ਅਪੁਨੇ ਗ੍ਰਿਹ ਮਾਰਗਿ ਜੀਤਿ ਨ ਜੈ ਹੋ। ੧੨0੭। 


ਦੰਹਰ” 
ਜਿਉ ਬੋਲਿਯੋ ਅਤਿ ਗਰਬ ਸਿਉਂ ਇਤਿ ਹਰਿ ਐਚਿ ਕਮਾਨ। 
ਸਰ ਮਾਰਿਯੋ _ਅਰਿ ਮੁਖਿ ਬਿਖੈ ਪਰਿਯੋ ਮ੍ਰਿਤਕ ਛਿਤਿ ਆਨਿ। ੧੨0੮। 


ਅਰਜਨ ਸਿੰਘ ਤਬ ਢੀਠ ਹੁਇ ਕਹੀ ਕ੍ਰਿਸਨ ਸੋ ਬਾਤ। 
ਮਹਾਬਲੀ ਹਉ ਆਜ ਹੀ ਕਰਿ ਹੋ ਤੇਰੋ ਘਾਤ। ੧੨0੯। 


ਸੁਨਤ ਬਚਨ ਹਰਿ ਖਗੁ ਲੈ ਅਰਿ ਸਿਰਿ ਝਾਰਿਯੋ _ਧਾਇ। 
ਗਿਰਿਓ ਮਨੋ ਆਧੀ ਬਚੇ _ਬਡੋਂ _ਬ੍ਰਿਛ _ਮੁਰਝਾਇ। _੧੨੧0। 


ਹਾਵੀਯਾਂ 
ਅਰਜਨ ਸਿੰਘ _ਹਨ੍ਯੋ ਅਸਿ ਸਿਉ ਅਮਰੇਸ ਮਹੀਪ ਹਨਿਓ ਤਬ ਹੀ। 
ਅਟਲੇਸ ਪ੍ਰਕੋਪ ਭਯੋ ਲਖਿ ਕੈ ਹਰਿ ਆਪੁਨੇ ਸਸਤੁ ਲਏ ਸਬ _ਹੀ। 
ਅਤਿ ਮਾਰ ਹੀ ਮਾਰ ਪੁਕਾਰਿ ਪਰਿਓ ਹਰਿ ਸਾਮੁਹੇ ਆਇ ਅਰਿਓ ਜਬ ਹੀ। 
ਕਲਧਉਤ ਕੇ _ਭੂਖਨ ਅੰਗ ਸਜੇ ਜਿਹ ਕੀ _ਛਬਿ ਸੋ _ਸਵਿਤਾ ਦਬ _ਹੀ। _੧੨੧੧। 


ਜਾਮ ਪੁਮਾਨ ਕੀਓ _ਘਮਸਾਨ ਬਡੋ __ਬਲਵਾਨ ਨ ਜਾਇ ਸੰਘਾਰਿਯੋ। 

ਮੇਘ ਜਿਉਂ ਗਾਜਿ ਮੁਰਾਰਿ ਤਬੈ ਅਸਿ ਲੈ ਕਰਿ ਮੈ ਅਰਿ ਊਪਰਿ ਝਾਰਿਯੋ। 
ਹੁਇ ਸ੍ਰਿਤ ਭੂਮਿ ਪਰਿਯੋ ਤਬ ਹੀ ਜਦੁਬੀਰ ਜਬੈ ਸਿਰੁ ਕਾਟਿ ਉਤਾਰਿਯੋ। 
ਧੈਨਿ ਹੀ ਧੈਨਿ ਕਹੈ ਸਬ ਦੇਵ ਬਡੋ ਹਰਿ ਜੂ ਭਵ ਭਾਰ ਉਤਾਰਿਯੋ। ੧੨੧੨॥। 


ਦੰਹਰਾ 
ਅਟਲ ਸਿੰਘ ਜਬ _ਮਾਰਿਓ ਬਹੁ ਬੀਰਨ ਕੋ _ਰਾਉ। 
ਅਮਿਟ ਸਿੰਘ ਤਬ ਅਮਿਟ ਹੁਇ ਕੀਨੋ ਜੁਧ ਉਪਾਉ। _੧੨੧੩। 
ਹਵੀਯਾਂ 
ਬੋਲਤ ਇਉ ਹਠਿ ਕੈ ਹਰਿ ਸੋ ਭਟ ਤਉ ਲਖਿ ਹੋ ਜਬ ਮੋ ਸੋ ਲਰੈਗੋ। 
ਮੋ ਕੋ ਕਹਾ ਹਨਿ ਰਾਜਨ ਜ੍ ਯੋ ਛਲ ਮੂਰਤਿ ਹੁਇ ਛਲ ਸਾਥ ਛਰੈਗੋ। 
ਮੋ ਅਤਿ ਕੋਪ ਭਰੋ ਲਖਿ ਕੈ ਰਹਿ ਹੋ ਨਹਿ ਆਹਵ ਹੂੰ ਤੇ ਟਰੈਗੋ। 


ਜਉ ਕਬ ਹੂੰ ਭਿਰ ਹੋ ਹਮ ਸੋ ਨਿਸਚੈ ਨਿਜ ਦੇਹ ਕੋ ਤਿਆਗੁ ਕਰੈਗੋ। ੧੨੧੪। 


ਕ੍ਰਿਸਨਾਵਤਾਰ ੪0੫ 


ਮੇਰੇ ਨਾਲ ਨ ਲੜ, (ਤੂੰ ਅਜੇ) 
ਜੇ ਕਰ ਕੇ ਲੜੇਂਗਾ (ਤਾਂ) ਮਾਰਿਆ 
ਜਾਵੇਂਗਾ ਅਤੇ _ ਆਪਣੇ _ਘਰ _ਦੇ ਮਾਰਗ _ ਉਤੇ _ਜੀਉੱਦਾ _ਨਹੀਂ __ ਜਾਵੇਂਗਾ।੧੨0੭। 


ਜਿਉਂ ਹੀ (ਉਹ) ਹੰਕਾਰ ਨਾਲ ਬੋਲ ਰਿਹਾ ਸੀ, ਇਧਰੋਂ_ ਸਰੀ ਕ੍ਰਿਸ਼ਨ ਨੇ ਧਨੁਸ਼ ਨੂੰ 
ਖਿਚ _ਦਿੱਤਾ। ਬਾਣ ਵੈਰੀ ਦੇ ਮੁਖ _ਵਿਚ ਮਾਰਿਆ (ਅਤੇ _ਉਹ) ਮੁਰਦਾ ਹੋਕੇ ਧਰਤੀ 
ਉਤੇ ਡਿਗ ਪਿਆ।੧੨0੮। 


ਤਦ ਅਰਜਨ ਸਿੰਘ ਨੇ ਢੀਠ ਹੋ ਕੇ ਕ੍ਰਿਸ਼ਨ ਨੂੰ (ਇਹ) ਗੱਲ ਕਹੀ। (ਮੈਂ) ਮਹਾ 


& = 


ਬਲਵਾਨ _ ਹਾਂ, ਤੇਰਾ _ਅਜ _ਹੀ ਨਾਸ਼ _ਕਰ _ਦਿਆਂਗਾ।੧੨0੯। 

(ਉਸ ਦੇ) ਬਚਨ ਸੁਣਦਿਆਂ ਹੀ ਸ੍ਰੀ ਕ੍ਰਿਸ਼ਨ ਨੇ ਤਲਵਾਰ ਪਕੜ _ਲਈ ਅਤੇ ਭਜ 
ਕੇ ਵੈਰੀ ਦੇ ਸਿਰ ਉਤੇ ਝਾੜ _ਦਿੱਤੀ। (ਉਹ ਇਸ ਤਰ੍ਹਾਂ ਡਿਗ ਪਿਆ) ਮਾਨੋ ਹਨੇਰੀ ਦੇ 
ਚਲਣ _ ਨਾਲ _ ਵੱਡਾ _ਸਾਰਾ__ਬ੍ਰਿਛ _ਮੁਰਝਾ _ਕੇ _ਧਰਤੀ _ਉਤੇ ਡਿਗ _ ਪਿਆ _ਹੋਵੇ।੧੨੧0। 


ਅਮਰ _ਸਿੰਘ _ਵੀ ਮਾਰਿਆ _ਗਿਆ। (ਫਿਰ) ਅਟਲ ਸਿੰਘ ਨੂੰ ਗੁੱਸੇ ਵਿਚ ਆਇਆ ਵੇਖ 
ਕੇ ਸੂਰੀ ਕ੍ਰਿਸ਼ਨ ਨੇ ਆਪਣੇ ਸਾਰੇ ਸ਼ਸਤ੍ਰ _ਧਾਰਨ _ਕਰ _ਲਏ। _ਜਦੇ (ਅਮਰ _ਸਿੰਘ) 'ਮਾਰੋਂ 
ਮਾਰੋ” ਪੁਕਾਰਦਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਡਟ ਗਿਆ। (ਉਸ ਦੇ) ਸ਼ਰੀਰ ਉਤੇ 


ਇਕ ਪਹਿਰ ਤਕ (ਉਸ ਨੇ) ਘਮਸਾਨ ਯੁੱਧ ਕੀਤਾ, (ਉਹ) ਬਹੁਤ ਬਲਵਾਨ ਹੋਣ 
ਕੇ ਮਾਰਿਆ ਨਹੀਂ ਜਾਂਦਾ _ਸੀ। _ਉਸ ਵੇਲੇ ਬਦਲ ਵਾਂਗ _ਗਜ ਕੇ ਅਤੇ ਤਲਵਾਰ 
ਸੀ ਕਿਸ਼ਨ ਨੇ ਵੈਰੀ ਉਤੇ ਝਾੜ _ਦਿੱਤੀ। ਉਸੇ ਵੇਲੇ ਉਹ ਮੁਰਦਾ ਹੋ 

ਪਿਆ, ਜਦੋਂ ਸ੍ਰੀ ਕ੍ਰਿਸ਼ਨ ਨੇ ਉਸ ਦਾ ਸਿਰ ਕਟ ਕੇ ਉਤਾਰ ਦਿੱਤਾ। 

ਜੀ ਕ੍ਰਿਸ਼ਨ ਨੂੰ ਧੰਨ ਧੰਨ ਕਹਿਣ ਲਗੇ (ਕਿਉਂਕਿ ਉਸ ਨੇ) ਧਰਤੀ ਦਾ ਬਹੁਤ 


ਭਾਰ ਉਤਾਰਿਆ ਸੀ।੧੨੧੨। 


ਦੰਹਰਾ 

ਜਦ _ਬਹੁਤ ਸੂਰਮਿਆਂ _ਦਾ _ਰਾਜਾ _ਅਟਲ _ਸਿੰਘ ਮਾਰਿਆ _ਗਿਆ, _ਤਦ _ਅਮਿਟ 
ਸਿੰਘ ਨੇ _ਅਮਿਟ (ਅਡੋਲ) ਹੋ ਕੇ ਯੁੱਧ ਦਾ ਉਪਾ _ਕੀਤਾ।੧੨੧੩। 
੭ਾਵੰਯਾ 

(ਉਹ) ਹਠ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਬੋਲਣ ਲਗਾ ਕਿ ਮੈ ਤੈਨੂੰ ਸੂਰਮਾ ਉਦੋਂ 
ਮੰਨਾਗਾ _ਜਦ _ਮੇਰੇ _ਨਾਲ _ਲੜੇਂਗਾ। _ਕੀ ਮੈਨੂੰ ਵੀ ਇਨ੍ਹਾਂ ਰਾਜਿਆਂ ਵਾਂਗ _ਛਲ _ਦਾ ਸਰੂਪ 
ਹੋ ਕੇ ਧੋਖੇ ਨਾਲ ਛਲ ਲਵੇਂਗਾ। ਮੈਨੂੰ ਬਹੁਤ ਕ੍ਰੋਧ ਨਾਲ ਭਰਿਆ ਹੋਇਆ ਵੇਖ ਕੇ 
ਯੁੱਧ-ਭੂਮੀ ਵਿਚ _(ਖੜੋਤਾ) ਨਹੀਂ _ਰਹੇਂਗਾ ਅਤੇ (ਇਥੋਂ) ਟਲ _ਜਾਵੇਂਗਾ। ਜੇ ਕਦੇ ਮੇਰੇ ਨਾਲ 
ਲੜੇਂਗਾ, _(ਤਾਂ) ਨਿਸਚੇ _ਹੀ __ ਆਪਣੀ _ਦੇਹ _ਦਾ ਤਿਆਗ _ ਕਰੇਂਗਾ।੧੨੧੪। 


੪ 0੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਹੇ ਕਉ ਕਾਨ੍ਹ ਅਯੋਧਨ ਮੈ ਹਿਤ ਔਰਨ ਕੇ ਰਿਸ ਕੈ ਰਨ ਪਾਰੋ। 

ਕਾਹੇ ਕਉ ਘਾਇ ਸਹੋ ਤਨ ਮੈ ਪੁਨਿ ਕਾ ਕੇ ਕਹੇ ਅਰਿ ਭੂਪਨਿ ਮਾਰੋ। 
ਜੀਵਤ ਹੋ ਤਬ ਲਉ ਜਗ ਮੈ ਜਬ ਲਉ ਮੁਹਿ ਸੈਗਿ ਭਿਰਿਓ ਨ ਬਿਚਾਰੋ। 
ਸੁੰਦਰ ਜਾਨ ਕੈ ਛਾਡਤ ਹੋ ਤਜਿ ਕੈ ਰਨ ਸ੍ਯਾਮ ਜੂ ਧਾਮਿ _ਸਿਧਾਰੋਂ। ੧੨੧੫। 


ਫੇਰਿ ਅਯੋਧਨ ਮੈ ਰਿਸਿ ਕੇ ਅਮਿਟੇਸ ਬਲੀ ਇਹ ਭਾਤਿ ਉਚਾਰੋਂ। 

ਬੈਸ ਕਿਸੋਰ ਮਨੋਹਰਿ ਮੂਰਤਿ ਲੈ ਹੋ ਕਹਾ ਲਖਿ ਜੁਧ ਹਮਾਰੋ। 

ਹਉ ਤੁਮ ਸਿਉ ਹਰਿ ਸਾਚ ਕਹਿਓ ਤੁਮ ਜਉ ਜੀਯ ਮੈ ਕਛੁ ਅਉਰ ਬਿਚਾਰੋ। 
ਕੈ ਹਮ ਸੈਗਿ ਲਰੋ ਤਜਿ ਕੈ ਡਰ ਕੈ ਅਪੁਨੇ ਸਭ ਆਯੁਧ ਡਾਰੋ। ੧੨੧੬। 


ਆਜੁ ਆਯੋਧਨ ਮੈ ਤੁਮ ਕੋ _ਹਨਿ ਹੋ ਤੁਮਰੀ ਸਭ ਹੀ ਪਿਰਿਤਨਾ ਕੋ। 

ਜਉ ਰੇ ਕੋਊ ਤੁਮ ਮੈ ਭਟ ਹੈ ਬਹੁ ਆਵਤ ਹੈ ਬਿਧਿ ਆਹਵ ਜਾ ਕੋ। 

ਸੋ ਹਮਰੇ ਸੰਗ ਆਇ ਭਿਰੇ ਨ ਲਰੈ ਪਰਮੇਸੁਰ ਕੀ ਸਹੁ ਤਾ ਕੋ। 

ਜੋ ਟਰਿ ਹੈ ਇਹ ਆਹਵ ਤੇ ਸੋਈ ਸਿੰਘ ਨਹੀ ਭਟ ਸ੍ਯਾਰ ਕਹਾ ਕੋ। ੧੨੧੭। 


ਦੰਹਰ” 
ਅਮਿਟ ਸਿੰਘ ਕੇ ਬਚਨ ਸੁਨਿ ਹਰਿ ਜੂ ਕ੍ਰੋਧ ਬਢਾਇ। 
ਸਸਤੁ _ਸਬਥੈ ਕਰ ਮੈ ਲਏ ਸਨਮੁਖਿ ਬਹੁਚਿਯੋ ਧਾਇ। _੧੨੧੮। 
ਹਾਵੀਯ” 
ਆਵਤ ਸ੍ਯਾਮ ਕੋ ਪੇਖਿ ਬਲੀ ਅਪੁਨੇ ਮਨ ਮੈ ਅਤਿ ਕੋਪ ਬਢਾਯੋ। 
ਚਾਰੋ ਈ ਘੋਰਨਿ ਘਾਇਲ ਕੈ ਸਰ _ਤੀਛਨ ਦਾਰੁਕ ਕੇ ਉਰਿ ਲਾਯੋ। 
ਦੂਸਰੇ ਤੀਰ ਸੋ ਕਾਨ੍ਹ ਸਰੀਰ ਸੁ ਕੋਪ ਹਨ੍ਯੋ ਜੋਊ ਠਉਰ ਤਕਾਯੋ। 
ਸ੍ਯਾਮ ਕਹੈ _ਅਮਿਟੇਸ ਮਨੋ __ਜਦੁਬੀਰ ਕੀ ਦੇਹ ਕੋ _ਲਛ _ਬਨਾਯੋ। _੧੨੧੯। 


ਬਾਨ ਚਲਾਇ ਘਨੇ ਹਰਿ ਕੋ ਇਕ ਲੈ ਸਰ ਤੀਛਨ ਔਰ ਚਲਾਯੋ। 
ਲਾਗਤ ਸ੍ਯਾਮ _ਗਿਰਿਓ ਰਥ ਮੈ ਰਨ ਛਾਡਿ ਕੈ ਦਾਰੂਕ ਸੂਤ ਪਰਾਯੋ। 
ਦੇਖ ਕੈ ਭੂਪ ਭਜਿਯੋ ਬਲਬੀਰ ਨਿਹਾਰਿ ਚਮੂੰ ਤਿਹ ਊਪਰ ਧਾਯੋ। 
ਮਾਨਹੁ _ਹੇਰਿ ਬਡੇ ਸਰ ਕੋ _ਗਜਰਾਜ ਕਵੀ ਗਨ ਰੌਦਨ ਆਯੋ। _੧੨੨0। 


ਆਵਤ ਦੇਖਿ ਹਲੀ ਅਰਿ ਕੋ ਸੁ ਧਵਾਇ ਕੈ ਸ੍ਯੰਦਨ ਸਾਮੁਹੇ ਆਯੋ। 
ਤਾਨਿ ਲੀਯੋ ਧਨੁ ਕੋ ਕਰ ਮੈ ਸਰ ਕੋ ਧਰ ਕੈ ਅਰਿ ਓਰਿ ਚਲਾਯੋ। 
ਸੋ ਅਮਿਟੇਸ ਜੂ ਨੈਨ ਨਿਹਾਰਿ ਸੁ ਆਵਤ ਬਾਨ ਸੁ _ਕਾਟਿ ਗਿਰਾਯੋ। 


ਆਇ ਭਿਰਿਯੋ ਬਲ ਸਿਉ ਤਬ ਹੀ ਅਪੁਨੇ ਜੀਯ ਮੈ ਅਤਿ ਕੋਪੁ ਬਢਾਯੋ। ੧੨੨੧। 


ਕ੍ਰਿਸਨਾਵਤਾਰ ੪07 


ਹੇ ਕ੍ਰਿਸ਼ਨ! ਯੁੱਧ-ਭੂਮੀ ਵਿਚ ਹੋਰਨਾਂ ਲਈ ਕਿਸ ਵਾਸਤੇ ਕ੍ਰੋਧ ਕਰ ਕੇ ਯੁੱਧ 
ਹੈਂ। ਕਿਸ ਵਾਸਤੇ ਸ਼ਰੀਰ ਉਤੇ _ਘਾਓ _ਸਹਿੰਦਾ ਹੈਂ, ਅਤੇ ਫਿਰ ਕਿਸ ਦੇ ਕਹੇ 
ਰਾਜਿਆਂ ਨੂੰ ਮਾਰਦਾ ਹੈਂ। ਉਦੋਂ ਤਕ ਹੀ (ਤੂੰ) ਜਗਤ ਵਿਚ _ਜੀਉਂਦਾ ਹੈਂ ਜਦ 


ਨਾਲ _ਲੜਨ _ਦਾ ਵਿਚਾਰ _ਨਹੀਂ ਬਣਾਇਆ _ਹੈ। (ਤੈਨੂੰ) ਸੁੰਦਰ ਸਮਝ _ਕੇ _ਛਡਦਾ ਹਾਂ, 
ਹੇ ਕ੍ਰਿਸ਼ਨ! _ਰਣ-ਭੂਮੀ ਨੂੰ _ਛਡ ਕੇ ਘਰ ਚਲਾ ਜਾ।੧੨੧੫। 


ਫਿਰ ਯੁੱਧ-ਖੇਤਰ ਵਿਚ ਬਲਵਾਨ _ਅਮਿਟ ਸਿੰਘ ਨੇ ਕ੍ਰੋਧ ਨਾਲ ਇਸ ਤਰ੍ਹਾਂ _ਕਿਹਾ- 


(ਹੇ ਕ੍ਰਿਸ਼ਨ! ) ਤੇਰੀ ਉਮਰ ਛੋਟੀ ਹੈ, ਸ਼ਕਲ ਮਨ ਨੂੰ ਮੋਹਣ ਵਾਲੀ ਹੈ, ਕੀ ਲਏੱਗਾ ਮੇਰੇ 
ਨਾਲ ਯੁੱਧ ਕਰ ਕੇ। ਹੇ ਕ੍ਰਿਸ਼ਨ! ਮੈਂ ਤੈਨੂੰ ਸਚ ਕਹਿੰਦਾ ਹਾਂ, ਜੇ ਤੂੰ ਮਨ ਵਿਚ ਕੁਝ ਹੋਰ 
ਵਿਚਾਰਿਆ ਹੋਇਆ ਹੈ (ਤਾਂ ਛਡ ਦੇ)। ਜਾਂ ਤਾਂ ਡਰ ਦਾ ਤਿਆਗ ਕਰ ਕੇ ਮੇਰੇ ਨਾਲ 


ਲੜ, ਜਾਂ ਆਪਣੇ ਸਾਰੇ _ਹਥਿਆਰ ਸੁਟ _ਦੇ।੧੨੧੬। 
ਅਜ ਯੁੱਧ-ਭੂਮੀ _ਵਿਚ ਤੈਨੂੰ _ਅਤੇ _ਤੇਰੀ _ਸਾਰੀ ਸੈਨਾ ਨੂੰ ਮਾਰ _ਦਿਆਂਗਾ। _ਓਇ! 


ਹੰ।੧੨੧੭। 
ਦੰਹਰਾ 

ਅਮਿਟ ਸਿੰਘ ਦੇ ਬਚਨ ਸੁਣ ਕੇ, ਸ੍ਰੀ ਕ੍ਰਿਸ਼ਨ ਨੇ ਮਨ ਵਿਚ ਕ੍ਰੋਧ ਵਧਾ ਲਿਆ। 
ਸਾਰੇ _ਸ਼ਸਤੁ _ਹੱਥ _ਵਿਚ ਲੈ ਕੇ ਭਜ ਕੇ (ਉਸ ਦੇ) ਸਾਹਮਣੇ ਪਹੁੰਚ _ਗਿਆ।੧੨੧੮। 
੭ਾਵੀਯਾ 

ਸੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਬਲਵਾਨ _(ਅਮਿਟ ਸਿੰਘ) ਨੇ _ਆਪਣੇ ਮਨ 
ਵਿਚ _ਬਹੁਤ ਕ੍ਰੋਧ _ਵਧਾ _ਲਿਆ। (ਕ੍ਰਿਸ਼ਨ ਦੇ ਰਥ ਦੇ) ਚੌਹਾਂ ਘੋੜਿਆਂ ਨੂੰ ਘਾਇਲ _ਕਰ 
ਕੇ (ਇਕ) _ਤਿਖਾ _ਤੀਰ _ਰਥਵਾਨ _ਦੀ ਛਾਤੀ ਵਿਚ _ਮਾਰਿਆ। ਦੂਜਾ ਤੀਰ ਕ੍ਰੋਧ ਕਰ ਕੇ 
ਕ੍ਰਿਸ਼ਨ ਦੇ ਸ਼ਰੀਰ ਉਤੇ ਉਥੇ _ਮਾਰ ਦਿੱਤਾ ਜਿਸ ਥਾਂ ਉਤੇ ਉਸ ਦੀ ਨਜ਼ਰ ਪਈ। (ਕਵੀ) 
ਸ਼ਿਆਮ ਕਹਿੰਦੇ ਹਨ, _ਅਮਿਟ ਸਿੰਘ ਨੇ ਮਾਨੋ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਨਿਸ਼ਾਣਾ ਬਣਾਇਆ 
ਹੋਵੇ ।੧੨੧੯। 


ਉਸ ਸਮੇਂ) ਰਥਵਾਨ ਨੇ ਰਣ ਨੂੰ ਛਡ ਕੇ (ਰਥ ਨੂੰ) ਭਜਾ ਲਿਆ। ਸ੍ਰੀ ਕ੍ਰਿਸ਼ਨ ਨੂੰ ਭਜਾ 


ਜਾਂਦਾ ਵੇਖ ਕੇ ਰਾਜੇ ਨੇ (ਆਪਣੀ) ਸੈਨਾ ਵਲ _ਤਕਿਆ ਅਤੇ ਉਸ ਉਤੇ ਧਾਵਾ ਕਰ ਦਿੱਤਾ। 
(ਇੰਜ _ਪੁਤੀਤ _ ਹੁੰਦਾ ਹੈ) ਮਾਨੋ _ਵਡੇ _ਸਰੋਵਰ ਨੂੰ ਵੇਖ _ਕੇ _ ਮਸਤ _ਹਾਥੀ _ ਕੰਮੀਆਂ 
(ਕਮਲਨੀਆਂ) ਨੂੰ _ਮਿਧਣ _ਲਈ ਆਇਆ _ਹੋਵੇ।੧੨੨॥0। 


ਵੈਰੀ ਨੂੰ ਆਉਂਦਿਆਂ ਵੇਖ _ਕੇ _ਬਲਰਾਮ _ਰਥ_ ਨੂੰ ਭਜਾ ਕੇ ਸਾਹਮਣੇ ਆ _ਗਿਆ। 


ਹੌਥ ਵਿਚ ਕਮਾਨ ਨੂੰ ਖਿਚ ਲਿਆ ਅਤੇ ਉਸ ਵਿਚ ਬਾਣ ਧਰ ਕੇ ਦੁਸ਼ਮਨ ਵਲ _ਚਲਾ 


ਦਿੱਤਾ। ਅਮਿਟ ਸਿੰਘ ਨੇ ਆਉਂਦੇ ਹੋਏ ਬਾਣਾਂ ਨੂੰ ਅੱਖਾਂ _ ਨਾਲ ਵੇਖ ਕੇ (ਝਟ ਬਾਣਾਂ ਨਾਲ) 


ਕਟ _ਦਿੱਤਾ। ਆਪਣੇ ਮਨ _ਵਿਚ _ਬਹੁਤ ਕ੍ਰੋਧ _ਵਧਾ _ਕੇ _ਬਲਰਾਮ _ਨਾਲ _ਉਸੇ ਵੇਲੇ ਯੁੱਧ 
ਕਰਨ _ਲਗਾ।੧੨੨੧। 


੪0੮ 


ਸੀ _ਦਸਮ-ਗ੍ਰੰਥ ਸਾਹਿਬ 


ਕਾਟਿ ਧੁਜਾ ਰਥੁ _ਕਾਟਿ ਦਯੋ ਅਸਿ ਚਾਪ ਕੋ _ਕਾਟਿ ਜੁਦਾ ਕਰਿ ਡਾਰਿਓ। 
ਮੂਸਲ ਅਉ ਹਲ ਕਾਟਿ ਦਯੋ ਬਿਨੁ ਆਯੁਧ ਹੁਇ ਬਲਦੇਵ ਪਧਾਰਿਓ। 
ਜਦ ਜਹਾ ਰਨ ਤਹ ਮਰਿ 0 ਰਿਹ ਇਹ ਤੀ ਪਰਾ 

ਯੌ ਕਹਿ ਕੈ ਅਸਿ ਕੋ ਗਹਿ ਕੈ ਲਹਿ ਕੈ ਦਲ ਜਾਦਵ ਕੋ ਲਲਕਾਰਿਓ। ੧੨੨੨। 


ਜੋ ਇਹ ਸਾਮੁਹੇ ਆਇ ਭਿਰੈ ਭਟ ਤਾ ਹੀ ਸੰਘਾਰ ਕੈ ਭੂਮਿ ਗਿਰਾਵੈ। 
ਕਾਨ ਪੁਮਾਨ ਲਉ _ਤਾਨਿ ਕਮਾਨ ਘਨੇ ਸਰ _ਸਤ੍ਰਨ ਕੇ ਤਨ ਲਾਵੈ। 
ਸੋਊ ਬਚੇ ਤਿਹ ਤੇ ਬਲ ਬੀਰ ਜੋਊ ਭਜਿ ਆਪਨੇ ਪ੍ਰਾਨ ਬਚਾਵੈ। 
ਅਉਰਨ ਕੀ ਸੁ ਕਹਾ ਗਨਤੀ ਜੁ ਬਡੇ ਭਟ ਜੀਵਤ ਜਾਨ ਨ _ਪਾਵੈ। ੧੨੨੩। 


ਮੂਸਲ ਅਉਰ ਲਏ ਮੁਸਲੀ ਚੜਿ ਸ੍ਯੰਦਨ ਪੈ ਬਹੁਰੋ ਫਿਰਿ ਧਾਯੋ। 

ਆਵਤ ਹੀ ਬਲ ਕੈ ਨ੍ਰਿਪ ਸੋ ਚਤੁਰੰਗ ਪ੍ਰਕਾਰ ਕੋ ਜੁਧੁ ਮਚਾਯੋ। 

ਹਜ ਜਤ ਤੀ ਵਿ ਤੀਜੀ ਹੀ ਜਤੀ ਰਿ 
ਜਾਨਿ ਨ ਦੇਹੁ ਅਰੇ ਅਰਿ ਕੋ ਸੁਨਿ ਕੈ ਹਰਿ ਕੇ ਦਲੁ ਕੋਪੁ ਬਢਾਯੋ। ੧੨੨੪੧ 


ਬੀਜ ਉਧਰ ਦਬ ਸਿਦਕੀ ਨ ਮਿ 

ਜੋ ਇਹ ਸਾਮੁਹੇ ਆਇ ਅਰੇ ਗ੍ਰਹਿ ਕੋ _ਤੇਊ ਜੀਵਤ ਜਾਨਿ ਨ ਪਾਏ। 
ਨਗ ਆ 
ਤੇਊ ਭਿਰੇ" ਜੋਊ ਲਾਜ ਭਰੇ ਅਰਿ ਕੋ ਬਰ ਕੈ ਤਿਨ ਘਾਇ ਲਗਾਏ। ੧੨੨੫। 


ਜਾਤ ਭਜੇ _ਜਦਵੀਰ?” ਪ੍ਰਿਤਨਾ ਰਨ ਮੈ _ਮੁਸਲੀ ਇਹ _ਭਾਤਿ ਪਚਾਰੇ। 
ਛਤ੍ਨਿ ਕੇ ਕੁਲ ਸੈ ਉਪਜੇ ਕਿਹ ਭਾਤਿ ਪਰਾਵਤ ਹੋ ਬਲੁ ਹਾਰੇ। 
ਆਯੂਧ ਛਾਡਤ ਹੋ ਕਰ ਤੇ ਡਰੁ ਮਾਨਿ ਘਨੋ ਬਿਨ ਹੀ _ਅਰਿ ਮਾਰੇ। 
ਤ੍ਰਾਸ ਕਰੋ ਨ ਕਛੂ ਰਨ ਮੈ ਜਬ ਲਉ ਤਨ ਮੈ ਥਿਰੁ ਪ੍ਰਾਨ ਹਮਾਰੇ। ੧੨੨੭। 
ਦੰਹਰਾ 
ਕੋਹ ਦੋਇ ਤੀ ਅਲੀ ਸਰਦ ਕਹਿਆ ਬਜਰ 
ਅਮਿਟ ਸਿੰਘ ਕੋ ਘੇਰ ਕੈ ਕਹਿਯੋ ਲੇਹੁ ਤੁਮ ਮਾਰ। ੧੨੨੮। 


੧. 


“ਲਰੇ” 


੨. 'ਜਦਬੀਰ ਸਭੈ” 


ਕ੍ਰਿਸਨਾਵਤਾਰ ੪0੯ 


ਲਲਕਾਰਰਿਆ।੧੨੨੨। 


ਜੋ ਸੂਰਮਾ ਵੀ ਇਸ ਦੇ ਸਾਹਮਣੇ ਆ ਕੇ ਲੜਦਾ ਹੈ, ਉਸੇ ਨੂੰ 
ਉਤੇ ਸੁਟ ਦਿੰਦਾ ਹੈ। _ਕੰਨ ਤਕ _ਧਨੁਸ਼ ਨੂੰ ਖਿਚ ਕੇ ਵੈਰੀਆਂ ਦੇ ਹੁ 
ਮਾਰਦਾ ਹੈ। ਉਸ ਬਲਵਾਨ ਪਾਸੋਂ ਓਹੀ _ਬਚਦਾ ਹੈ ਜੋ ਭਜ ਕੇ ਆਪਣੇ ਪ੍ਰਾਣ ਬਚਾਉਂਦਾ 
ਹੈ। ਹੋਰਾਂ ਦੀ ਤਾਂ ਕੀ ਗਿਣਤੀ ਹੈ, ਜੋ ਵੌਡੇ ਵੌਡੇ ਯੋਧੇ ਹਨ, (ਉਹ ਵੀ) ਜੀਉਂਦੇ ਜਾ ਨਹੀਂ 
ਸਕਦੇ।੧੨੨੩। 

ਬਲਰਾਮ _ਨੇ ਹੋਰ _ਮੂਸਲ ਲੈ ਲਿਆ ਅਤੇ ਰਥ _ਉਤੇ ਚੜ੍ਹ _ਕੇ ਫਿਰ _(ਯੁੱਧ-ਭੂਮੀ 
ਵਿਚ) ਆ ਗਿਆ। ਆਉਂਦਿਆਂ ਹੀ ਬਲਰਾਮ _ਨੇ ਰਾਜੇ ਨਾਲ ਚਾਰ ਪ੍ਰਕਾਰ ਦਾ ਜੁੱਧ _ਮਚਾ 
ਦਿੱਤਾ। ਹੋਰ ਵੀ ਜਿੰਨੇ ਯੋਧੇ ਖੜੋਤੇ ਸਨ, _(ਬਲਰਾਮ ਨੇ ਉਨ੍ਹਾਂ ਪ੍ਰਤਿ) ਕ੍ਰੋਧਿਤ ਹੋ ਕੇ, ਮੁਖ 
ਤੋਂ ਇਸ ਤਰ੍ਹਾਂ _ਸੁਣਾਇਆ। _ਓਇ! ਵੈਰੀ ਨੂੰ ਜਾਣ ਨ ਦਿਓ--ਇਹ ਸੁਣ ਕੇ ਕ੍ਰਿਸ਼ਨ ਦੀ 
ਸੈਨਾ ਨੇ ਕ੍ਰੋਧ ਵਧਾ _ਲਿਆ।੧੨੨੪। 


ਬਲਰਾਮ ਨੇ ਇਸ ਤਰ੍ਹਾਂ ਕ੍ਰੋਧ ਨਾਲ ਕਿਹਾ, _ਤਦ ਸਾਰੇ _ਯਾਦਵ ਸੂਰਮਿਆਂ ਨੇ _ਮਿਲ 


ਤਲਵਾਰਾਂ, _ਬਰਛੇ ਅਤੇ ਕੁਹਾੜੇ ਪਕੜ ਕੇ ਆ ਗਏ। ਜਿਹੜੇ ਲਾਜ ਦੇ ਭਰੋ ਹੋਏ ਸਨ, 


ਹਨ।੧੨੨੫। 
ਦੰਹਰਾ 

ਅਮਿਟ ਸਿੰਘ ਨੇ ਬਹੁਤ ਕ੍ਰੋਧਿਤ ਹੋਕੇ _ਬੇਹਿਸਾਬੇ ਬਾਣ _ਚਲਾਏ। ਸ੍ਰੀ ਕ੍ਰਿਸ਼ਨ ਦੀ 
ਸੈਨਾ _ਹਨੇਰੇ _ਵਾਂਗ _ਭਜ _ਗਈ, _(ਅਮਿਟ _ਸਿੰਘ ਦੇ) ਬਾਣ _ਮਾਨੋ ਸੂਰਜ _ਦੀਆਂ _ਕਿਰਨਾਂ 
ਹੌਣ।੧੨੨੬। 
੭ਾਵੀਯਾ 

ਜਦ _ਯਾਦਵੀ ਸੈਨਾ _ਰਣ ਵਿਚੋਂ ਭਜ _ਕੇ ਜਾਣ ਲਗੀ, (ਤਾਂ) ਬਲਰਾਮ _ਨੇ ਸੈਨਾ 
ਨੂੰ ਇਸ ਤਰ੍ਹਾਂ ਕਿਹਾ-- _ਛਤ੍ਰੀਆਂ ਦੇ ਕੁਲ ਵਿਚ ਪੈਦਾ ਹੋ ਕੇ ਇਸ ਤਰ੍ਹਾਂ ਬਲ ਨੂੰ ਹਾਰ 
ਕੇ ਭਜੇ ਜਾ ਰਹੇ ਹੋ। ਵੈਰੀ ਨੂੰ ਮਾਰੇ ਬਿਨਾ, ਬਹੁਤ ਡਰ ਮੰਨ ਕੇ ਹੱਥਾਂ ਵਿਚੋਂ ਸ਼ਸਤ੍ਰ _ਛਡ 
ਰਹੇ ਹੋ। ਜਦ ਤਕ ਸਾਡੇ ਤਨ ਵਿਚ ਪ੍ਰਾਣ ਹਨ, (ਤਦ ਤਕ) ਰਣ-ਭੂਮੀ ਵਿਚ ਕਿਸੇ ਦਾ 
ਵੀ ਡਰ ਨ ਮੰਨੋ।੧੨੨੭। 
ਦੰਹਰਾ 

ਯੁੱਧ ਖੇਤਰ _ਵਿਚ _ਬਲਰਾਮ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਲਲਕਾਰਿਆ ਅਤੇ 
ਕਿਹਾ ਕਿ _ਅਮਿਟ ਸਿੰਘ ਨੂੰ ਘੇਰ ਕੇ ਤੁਸੀਂ ਮਾਰ _ਦਿਓ।੧੨੨੮। 


੪੧0 


ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਲਾਲ 
ਨਵੀਸਾ 
ਆਇਸ ਪਾਇ ਤਬੈ ਮੁਸਲੀ ਚਹੂੰ ਓਰ ਚਮੂੰ ਲਲਕਾਰ ਪਰੀ। 
ਅਤਿ ਕੋਪ ਭਰੀ ਅਪੁਨੇ ਮਨ ਸੈ ਅਮਿਟੇਸ ਕੇ ਸਾਮੁਹੇ ਆਇ ਅਰੀ। 
ਬਹੁ _ਜੁਧੁ ਅਯੋਧਨ ਬੀਚ ਭਯੋ ਕਬ ਸ੍ਯਾਮ” ਕਹੈ ਨਹੀ ਨੈਕੁ _ਡਰੀ। 
ਨ੍ਿਪ ਬੀਰ _ਸਰਾਸਨਿ ਲੈ ਕਰ ਬਾਨ _ਘਨੀ ਪ੍ਰਿਤਨਾ ਬਿਨੁ ਪ੍ਰਾਨ _ਕਰੀ। ੧੨੨੯। 


ਕਾਟਿ ਕਰੀ ਰਥ ਕਾਟਿ ਦਏ ਬਹੁ ਬੀਰ ਹਨੇ ਅਤਿ ਬਾਜ _ਸੰਘਾਰੇ। 
ਘਾਇਲ ਘੂਮਤ ਹੈ ਰਨ ਮੈ ਕਿਤਨੇ ਸਿਰ ਭੂਮਿ ਪਰੇ ਧਰ ਭਾਰੇ। 
ਜੀਵਤ ਜੇ ਤੇਊ ਆਯੁਧ ਲੈ ਨ ਡਰੇ ਅਰਿ ਊਪਰਿ ਘਾਇ ਪ੍ਰਹਾਰੇ। 
ਤਉ ਤਿਨ ਕੇ ਤਨ ਆਹਵ ਮੈ ਅਸਿ ਲੈ ਨ੍ਰਿਪ ਖੰਡਨ ਖੰਡ ਕੈ ਡਾਰੇ। ੧੨੩0। 


ਜੁਧ ਬਿਖੈ ਅਤਿ ਤੀਰ ਲਗੇ ਬਹੁ _ਬੀਰਨ ਕੋ ਤਨ ਸ੍ਰੋਣਤ ਭੀਨੇ। 

ਕਾਇਰ ਭਾਜ ਗਏ ਰਨ ਤੇ ਅਤਿ ਹੀ ਡਰ ਸਿਉ ਜਿਹ ਗਾਤ ਪਸੀਨੇ। 

ਭੂਤ _ਪਿਸਾਚ ਕਰੈ ਕਿਲਕਾਰ ਫਿਰੈ ਰਨ ਜੋਗਿਨ ਖਪਰ ਲੀਨੇ। 

ਆਨਿ ਫਿਰਿਓ ਤਹ ਸ੍ਰੀ ਤ੍ਰਿਪੁਰਾਰਿ ਸੁ ਆਧੋਈ ਅੰਗ ਸਿਵਾ ਤਨ ਕੀਨੇ। ੧੨੩੧। 


ਦੰਹਰਾ 
ਮੂਰਛਾ ਤੇ ਪਾਛੇ ਘਰੀ ਤੀਨਿ ਭਏ ਹਰਿ ਚੇਤ। 
ਦਾਰੁਕ ਸੋ _ਕਹਿਓ ਹਾਕਿ ਰਥੁ ਪੁਨਿ ਆਏ ਜਹ ਖੇਤੁ। ੧੨੩੨। 
ਨਾਵੀਯਾ 
ਜਾਨੋ ਸਹਾਇ ਭਯੋ ਹਰਿ ਕੋ ਬਹੁਰੋਂ ਜਦੁ ਬੰਸਨਿ ਕੋਪ ਜਗਿਯੋ। 
ਅਮਿਟੇਸ ਸੋ ਧਾਇ ਅਰੇ ਰਨ ਮੈ ਤਿਹ ਜੋਧਨ ਸੋ ਨਹੀ ਏਕ ਭਗਿਯੋ। 
ਗਹਿ ਬਾਨ ਕਮਾਨ ਕ੍ਰਿਪਾਨ ਗਦਾ ਅਤਿ ਹੀ ਦਲੁ ਆਹਵ ਕੋ _ਉਮਗਿਯੋ। 
ਬਹੁ _ਸੁਉਨ ਪਗੇ _ਰੈਗਿ ਸਯਾਮ _ਜਗੇ ਮਨੋ ਆਗਿ ਲਗੇ ਗਨ ਸਾਲ _ਦਗਿਯੋ। ੧੨੩੩॥। 


ਬਿਬਿਧਾਯੂਧ ਲੈ ਪੁਨਿ ਜੁਧੁ ਕੀਓ ਅਤਿ ਹੀ ਮਨ ਸੈ ਭਟ ਕੋਪ ਭਰੇ। 

ਮੁਖ ਤੇ ਕਹਿ ਮਾਰੁ ਹੀ ਮਾਰ ਪਰੇ ਲਖਿ ਕੈ ਰਨ ਕਉ ਨਹੀ ਨੈਕੂ ਡਰੇ। 

ਪੁਨਿ ਯਾ ਬਿਧਿ ਸਿਉ ਕਬਿ ਰਾਮੁ ਕਹੈ ਜਦੁਬੀਰ ਘਨੇ ਅਰਿ ਸਾਥ ਅਰੇ। 
ਰਿਸਿ ਭੂਪ ਤਬੈ ਬਲ ਕੈ ਅਸਿ ਲੈ ਰਿਪੁ ਕੇ ਤਨ ਦੈ ਕਰਿ ਚਾਰ ਕਰੇ। ੧੨੩੪। 


ਕ੍ਰਿਸਨਾਵਤਾਰ ੪੧੧ 


ਕਵੀ ਨੰ _/ਨੈਹਾ-- 
ਮਾਵੀਲ” 

ਬਲਰਾਮ _ਦੀ ਆਗਿਆ ਪ੍ਰਾਪਤ _ਕਰ ਕੇ ਉਸੇ ਵੇਲੇ ਚੌਹਾਂ ਪਾਸਿਆਂ ਤੋਂ _(ਯਾਦਵੀ) 
ਸੈਨਾ (ਅਮਿਟ ਸਿੰਘ) ਉਤੇ ਲਲਕਾਰ ਕੇ ਆ ਪਈ। ਆਪਣੇ ਮਨ ਵਿਚ ਕ੍ਰੋਧ ਨਾਲ ਬਹੁਤ 
ਭਰ ਕੇ ਅਮਿਟ ਸਿੰਘ ਦੇ ਸਾਹਮਣੇ ਆ ਕੇ ਡਟ ਗਈ। ਕਵੀ ਸ਼ਿਆਮ ਕਹਿੰਦੇ ਹਨ, ਯੁੱਧ- 
ਭੂਮੀ _ਵਿਚ _ ਘਮਸਾਨ _ਜੰਗ _ਹੋਈ _ਅਤੇ _(ਯਾਦਵੀ ਸੈਨਾ) _ਬਿਲਕੁਲ _ਨ _ਡਰੀ। _ਬਲਬੀਰ 
ਰਾਜੇ ਨੇ ਹੱਥ ਵਿਚ _ਧਨੁਸ਼ ਅਤੇ ਬਾਣ ਲੈ ਕੇ ਬਹੁਤ _ਸਾਰੀ ਸੈਨਾ ਪੁਰਾਣਾਂ ਤੋ ਬਿਨਾ ਕਰ 
ਦਿੱਤੀ।੧੨੨੯। 


ਹਾਥੀ ਕਟ ਦਿੱਤੇ, ਰਥ ਕਟ ਦਿੱਤੇ, ਬਹੁਤ ਸੂਰਮੇ ਮਾਰੇ _ਗਏ ਅਤੇ _ਬੇਹਿਸਾਬੇ ਘੋੜੇ 


ਵੀ _ਸੰਘਾਰ ਦਿੱਤੇ ਗਏ। _ਰਣ-ਭੂਮੀ ਵਿਚ ਘਾਇਲ ਘੁੰਮ ਰਹੇ ਹਨ, ਕਿਤਨੇ ਹੀ ਸਿਰ ਅਤੇ 
ਭਾਰੇ ਧੜ ਭੂਮੀ ਉਤੇ ਪਏ _ਹਨ। ਜੋ ਕੋਈ ਜੀਉਂਦਾ ਹੈ, ਉਹ ਸ਼ਸਤ੍ਰ ਲੈ ਕੇ ਅਤੇ ਨਿਡਰ 
ਹੋ ਕੇ ਵੈਰੀਆਂ ਉਤੇ _ਘਾਓ ਕਰ ਰਿਹਾ ਹੈ। ਤਦ ਰਾਜੇ ਨੇ ਤਲਵਾਰ ਲੈ ਕੇ ਉਨ੍ਹਾਂ ਦੇ 
ਸ਼ਰੀਰਾਂ ਦੇ ਟੋਟੇ ਟੋਟੇ ਕਰ _ਕੇ ਸੁਟ _ਦਿੱਤੇ।੧੨੩0। 

ਯੁੱਧ _ਵਿਚ _ਬਹੁਤ _ਬਾਣ _ਲਗਦੇ _ਹਨ ਅਤੇ _ਬਹੁਤੇ ਸੂਰਮਿਆਂ ਦੇ _ਤਨ ਲਹੂ ਨਾਲ 
ਭਿਜ ਗਏ _ਹਨ। _ਕਾਇਰ _ਰਣ-ਭੂਮੀ ਵਿਚੋਂ ਭਜ ਗਏ ਹਨ, ਜਿਨ੍ਹਾਂ ਦੇ ਸ਼ਰੀਰ ਬਹੁਤ _ਡਰ 
ਕਰ _ਕੇ ਪਸੀਨਾ ਪਸੀਨਾ _ਹੋ__ਗਏ _ਹਨ। _ਭੂਤ ਅਤੇ _ਪਿਸ਼ਾਚ _ਕਿਲਕਾਰੀਆਂ _ਮਾਰਦੇ _ਹਨ 
ਅਤੇ _ਰਣ-ਭੂਮੀ _ਵਿਚ _ਜੋਗਣਾਂ _ਖੌਪਰ ਲੈ _ਕੇ _ਫਿਰ _ਰਹੀਆਂ _ਹਨ। _ਉਥੇ ਸ੍ਰੀ ਸ਼ਿਵ 


ਕੇ ਫਿਰ ਰਿਹਾ ਹੈ, ਜਿਸ ਨੇ (ਆਪਣੇ) ਅੱਧੇ ਸ਼ਰੀਰ ਵਿਚ _ਪਾਰਬਤੀ 


ਤੋਂ 
ਕੂ ਕੇ 
ਫਿਰ ਇਸ ਜੁਗਤ ਨਾਲ _ਬਹਤੁ _ਸਾਰੇ _ਯਾਦਵ ਸੁਰਮੇ _ਵੈਰੀ ਨਾਲ ਅੜ _ਖੜੋਤੇ। ਤਦ ਰਾਜਾ 
ਕੇ ਅਤੇ ਤਲਵਾਰ ਲੈ ਕੇ _ਬਲ ਪੂਰਵਕ _ਵੈਰੀ (ਸੈਨਿਕਾਂ 
ਦੇ) ਸ਼ਰੀਰ ਦੋਫਾੜ _ ਅਤੇ _ਚੌਫਾੜ _ ਕਰ _ਦਿੱਤੇ।੧੨੩੪। 


੪੧੨ 


ਸੀ _ਦਸਮ-ਗ੍ੰਥ _ਸਾਹਿਬ 


ਐਸੀ ਨਿਹਾਰਿ ਕੈ ਮਾਰਿ ਮਚੀ ਜੋਊ ਜੀਵਤ ਥੇ ਤਜਿ ਜੁਧੁ ਪਰਾਨੇ। 
ਸ੍ਯਾਮ ਭਨੇ _ਅਮਿਟੇਸ ਕੇ ਸਾਮੁਹੇ ਆਹਵ ਮੈ ਕੋਊ ਨ ਠਹਿਰਾਨੇ। 
ਜੇ ਬਰ ਬੀਰ ਕਹਾਵਤ ਹੈ ਬਹੁ ਬਾਰ ਭਿਰੇ ਰਨਿ _ਬਾਧਿਤ ਬਾਨੇ। 
ਸੋ ਇਹ ਭਾਤਿ ਚਲੇ ਭਜਿ ਕੈ ਜਿਮ ਪਉਨ ਬਹੇ ਦੂਮ ਪਾਤ ਉਡਾਨੇ। ੧੨੩੫। 


ਕੇਤੇ ਰਹੇ ਰਨ ਮੈ ਰੁਪ ਕੈ ਕਿਤਨੇ ਭਜਿ ਸ੍ਯਾਮ ਕੇ ਤੀਰ ਪੁਕਾਰੇ। 
ਬੀਰ ਘਨੇ ਨਹੀ ਜਾਤ _ਗਨੇ _ਅਮਿਟੇਸਿ ਬਲੀ ਰਿਸ ਸਾਥਿ _ਸੰਘਾਰੇ। 
ਬਾਜ ਮਰੇ ਗਜ ਰਾਜ ਪਰੇ ਸੁ ਕਹੂੰ ਰਥ ਕਾਟਿ ਕੈ ਭੂ ਪਰਿ ਡਾਰੇ। 
ਆਵਤ ਕਾ ਤੁਮਰੇ ਮਨ ਮੈ ਕਰਤਾ ਹਰਤਾ ਪ੍ਰਤਿਪਾਲਨ _ਹਾਰੇ। ੧੨੩੬। 


ਦੰਹਾਰਾ 
ਰਿ ਬਿਨਤੀ ਕੀਨ। 
ਤਬ ਤਿਨ ਕੋ ਬ੍ਰਿਜਰਾਜ ਜੂ ਇਹ ਬਿਧਿ ਉਤਰ _ਦੀਨ। ੧੨੩੭। 


ਕਾਨੂ ਨੂ ਝਠ 

ਨਵੀਸਾ 
ਨਿਧਿ ਬਾਰਿ ਬਿਖੈ ਅਤਿ ਹੀ ਹਠ ਕੈ ਬਹੁ ਮਾਸ ਰਹਿਯੋ ਤਪੁ ਜਾਪੁ ਕੀਓ। 
ਬਹੁਰੋ ਤਜਿ ਕੈ ਪਿਤ ਮਾਤ ਸੁ ਭ੍ਰਾਤ ਅਵਾਸ _ਤਜਿਯੋ ਬਨਬਾਸ _ਲੀਓ। 


ਸਿਵ ਰੀਝਿ ਤਪੋਧਨ ਮੈ ਇਹ ਕੋ ਕਹਿਯੋ ਮਾਗ ਮਹਾ _ਬਰੁ ਤੋਹਿ ਦੀਓ। 
ਮੁਹਿ ਸਾਮੁਹੇ ਕੋਊ ਨ ਸਤਰ ਰਹੈ ਬਰੁ ਦੇਹੁ ਇਹੈ ਮੁਖਿ ਮਾਗ ਲੀਓ। ੧੨੩੮। 


ਸੇਸ _ਸੁਰੇਸ ਗਣੇਸ ਨਿਸੇਸ ਦਿਨੇਸ ਹੂੰ ਤੇ ਨਹੀ ਜਾਇ ਸੰਘਾਰਿਓ। 

ਸੋ ਬਰ ਪਾਇ ਮਹਾਸਿਵ ਤੇ ਅਰਿ ਬ੍ਰਿੰਦ ਨਰਿੰਦ ਇਹੀ ਰਨਿ ਮਾਰਿਓ। 

ਸੂਰਨ ਸੋ ਬਲਬੀਰ ਤਬੈ ਅਪੁਨੈ ਮੁਖਿ ਤੇ ਇਹ ਭਾਤਿ ਉਚਾਰਿਓ। 

ਹਉ ਤਿਹ ਸੰਗਰ ਕੇ ਸਮੁਹੇ ਮ੍ਰਿਤ ਕੀ ਬਿਧਿ ਪੂਛਿ ਇਹੀ ਜੀਯ ਧਾਰਿਓ। ੧੨੩੯। 


ਦੰਹਰਾ 
ਜਬ ਹਰਿ ਜੂ ਐਸੇ ਕਹਿਯੋ ਤਬ ਮੁਸਲੀ ਸੁਨਿ ਪਾਇ। 
ਇਹ ਕੋ ਅਬ ਹੀ ਹਉ ਹਨੋ ਬੋਲਿਯੋ ਬਚਨੁ ਰਿਸਾਇ। ੧੨੪0। 
ਹਾਵੀਯਾਂ 
ਕੋਪ ਹਲੀ ਜਦੁਬੀਰ ਹੀ ਸੋ ਇਹ ਭਾਤਿ ਕਹਿਯੋ ਕਹੋ ਜਾਇ ਸੰਘਾਰੋ। 
ਜਉ ਸਿਵ ਆਇ ਸਹਾਇ ਕਰੈ ਸਿਵ ਕੋ ਰਨ ਮੈ ਤਿਹ ਸੰਗ ਪੁਹਾਰੋ। 


ਕ੍ਰਿਸਨਾਵਤਾਰ ੪੧੩ 


ਅਜਿਹੀ ਮਾਰ ਨੂੰ ਮਚਿਆਂ ਵੇਖ ਕੇ, ਜੋ ਜੀਉਂਦੇ ਸਨ, ਉਹ ਯੁੱਧ ਤਿਆਗ ਕੇ 
ਗਏ। (ਕਵੀ) ਸ਼ਿਆਮ ਕਹਿੰਦੇ ਹਨ, _ਅਮਿਟ ਸਿੰਘ ਦੇ ਸਾਹਮਣੇ ਯੁੱਧ-ਭੁਮੀ _ਵਿਚ 
ਵੀ ਠਹਿਰ ਨ ਸਕਿਆ। ਜੋ ਬਲਵਾਨ ਅਖਵਾਉਂਦੇ ਹਨ ਅਤੇ ਕੇ 
ਵਾਰ ਯੁੱਧ-ਭੂਮੀ ਵਿਚ ਲੜੇ _ਹਨ। _ਉਹ ਇਸ ਤਰ੍ਹਾਂ ਭਜ ਚਲੇ ਦੇ 
ਨਾਲ _ ਦਰਖਤਾਂ _ਦੇ ਪੱਤੇ ਉਡਦੇ _ਹਨ।੧੨੩੫। 
ਕਿਤਨੇ ਹੀ (ਯਾਦਵ ਸੂਰਮੇ) ਯੁੱਧ _ਵਿਚ _ਡਟੇ ਹੋਏ 
ਕੇ ਕ੍ਰਿਸ਼ਨ ਕੋਲ ਆ ਕੇ ਪੁਕਾਰਦੇ ਹਨ। ਬਹੁਤ ਸਾਰੇ ਸੂਰਮੇ, ਜਿਨ੍ਹਾਂ ਨੂੰ ਗਿਣਿਆ 


ਜਾ ਸਕਦਾ, _ਬਲਵਾਨ _ਅਮਿਟ ਸਿੰਘ ਨੇ ਕ੍ਰੋਧ _ਨਾਲ ਨਸ਼ਟ _ਕਰ ਦਿੱਤੇ _ਹਨ। ਘੋੜੇ 
ਗਏ ਹਨ, ਹਾਥੀ ਡਿਗ ਪਏ ਹਨ ਅਤੇ ਕਿਤੇ ਰਥ ਨੂੰ ਕਟ ਕੇ ਭੂਮੀ ਉਤੇ ਸੁ 
ਹੈ। ਹੇ ਕਰਤਾ, ਹਰਤਾ ਅਤੇ _ਪ੍ਰਤਪਾਲਕ! ਤੁਹਾਡੇ ਮਨ ਵਿਚ ਕੀ ਆਉਂਦਾ ਹੈ (ਕਿ 
ਸੈਨਾ _ਦਾ ਨਾਸ਼ _ਵੇਖ ਰਹੇ _ਹੋ)।੧੨੩੬। 

ਦੰਹਰਾ 


ਕੂ ਹੋ ਕੇ ਆਏ ਯੋਧਿਆਂ ਨੇ ਸ੍ਰੀ ਕ੍ਰਿਸ਼ਨ ਅਗੇ ਬੇਨਤੀ _ਕੀਤੀ। 
ਤਦ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਨਾਲ _ਉੱਤਰ _ਦਿੱਤਾ।੧੨੩੭। 


ਨੂੰ 
ਕਿਹਾ--(ਵਰ) ਮੰਗ, (ਮੈਂ) ਤੈਨੂੰ ਬਹੁਤ 
`- ਇਹ ਵਰ ਮੰਗ _ਲਿਆ--ਵਰ _ਦਿਓ 

ਨ _ਸਕੇ।੧੨੩੮। 
ਵੀ (ਤੂੰ) ਮਾਰਿਆ ਨਹੀਂ ਜਾਂ 


ਮਹਾਨ _ਵਰ ਦੇਣਾ ਚਾਹੁੰਦਾ ਹਾਂ। (ਉਸ ਨੇ) 


ਨੇ ਸ਼ਿਵ ਤੋਂ (ਇਹ) ਮਹਾਨ ਵਰ _ ਪ੍ਰਾਪਤ _ਕਰ ਕੇ ਵੈਰੀ ਰਾਜਿਆਂ ਦੇ `ਝੁੰਡਾਂ 
ਨੂੰ ਰਣ-ਭੂਮੀ ਵਿਚ ਮਾਰਿਆ ਸੀ। ਸ੍ਰੀ ਕ੍ਰਿਸ਼ਨ ਨੇ ਉਸ ਵੇਲੇ (ਆਪਣੇ) ਸੂਰਮਿਆਂ 
ਤੋਂ ਇਸ ਤਰ੍ਹਾਂ ਕਹਿ ਸੁਣਾਇਆ। ਮੈਂ ਯੁੱਧ _('ਸੰਗਰ”) ਵਿਚ _ਉਸ _ਦੇ ਸਾਹਮਣੇ 
ਕੇ (ਉਸ ਦੇ) ਮਰਨ ਦੀ ਜੁਗਤ (ਉਸ ਕੋਲੋਂ) ਪੁਛ ਲਵਾਂ, ਇਹ(ਮੈਂ ਆਪਣੇ) ਮਨ ਵਿਚ 
ਧਾਰਿਆ ਹੈ।੧੨੩੯। 


ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਦ _ਬਲਰਾਮ _ਨੇ _ਸੁਣ _ਲਿਆ। ਕ੍ਰੋਧਿਤ 
ਹੋ ਕੇ ਕਹਿਣ ਲਗਾ ਕਿ ਇਸ ਨੂੰ ਹੁਣੇ ਹੀ ਮਾਰ ਦੇਵਾਂਗਾ।੧੨੪0। 


ਨਾਵੰਯਾ 


ਬਲਰਾਮ ਨੇ ਗ੍ਰੋਧਿਤ ਹੋ. ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ -- (ਜੇ) ਕਹੋ (ਤਾਂ 
ਉਸ ਨੂੰ) ਜਾ ਕੇ ਮਾਰ ਦਿਆਂ। ਜੇ ਸ਼ਿਵ ਆ ਕੇ (ਉਸ ਦੀ) ਸਹਾਇਤਾ ਕਰੇ, (ਤਾਂ) ਸ਼ਿਵ 
ਨੂੰ ਵੀ ਉਸ ਦੇ ਨਾਲ ਹੀ ਮਾਰ ਦਿਆੰਗਾ। ਹੇ ਕ੍ਰਿਸ਼ਨ ਜੀ! ਤੁਹਾਡੇ ਨਾਲ ਸੋਚੀ _ਗੱੌਲ 


ਸੀ _ਦਸਮ-ਗ੍ਰੰਥ _ਸਾਹਿਬ 


ਸਾਚ ਕਹੋ ਪ੍ਰਭ ਜੂ ਤੁਮ ਸੋ ਹਨਿ ਹੋ ਅਮਿਟੇਸ ਨਹੀ ਬਲ ਹਾਰੋ। 
ਪਉਨ ਸਰੂਪ ਸਹਾਇ ਕਰੋ ਤੁਮ ਪਾਵਕ ਹੁਇ ਰਿਪੁ _ਕਾਨਨ ਜਾਰੋ। _੧੨੪੧। 


ਨਰੋਸਨ ਭਾਲ ਨਸਲੀ ਨ 
ਦੰਹਰਾ 
ਤੁਮ ਸੋ ਤਿਨਿ ਜਬ ਜੁਧ ਕੀਆ ਕਿਉ ਨ ਲਰੇ ਪਗ ਰੋਪਿ। 
ਅਬ ਹਮ ਆਗੇ ਗਰਬ ਕੋ ਬਚਨ _ਉਚਾਰਤ ਕੋਪਿ। ੧੨੪੨। 


ਹਵੀਯਾਂ 
ਜਾਦਵ _ਭਾਜਿ ਗਏ _ਸਿਗਰੇ ਤੁਮ _ਬੋਲਤ ਹੋ ਅਹੰਕਾਰਨਿ ਜਿਉ। 
ਅਬ ਆਜ ਹਨੋ ਅਰਿ ਕੋ ਰਨ ਮੈ ਕਸ ਭਾਖਤ ਹੋ ਮਤਵਾਰਿਨ ਜਿਉ। 
ਤਿਹ ਕੋ ਬਡਵਾਨਲ ਕੇ ਪਰਸੇ ਜਰ ਜੈਹੋ ਤਬੈ ਤ੍ਰਿਨ _ਭਾਰਨ ਜਿਉ। 


ਜਦੁਬੀਰ ਕਹਿਯੋ ਵਹੁ ਕੇਹਰਿ ਹੈ ਤਿਹ ਤੇ ਭਜਿ ਹੋ ਬਲਿ ਬਾਰੁਨ ਜਿਉ। ੧੨੪੩। 


ਦੰਹਰ” 
ਬ੍ਰਿਜ ਭੂਖਨ _ਬਲਭਦੂ ਸੋ _ਇਹ ਬਿਧਿ ਕਹੀ ਸੁਨਾਇ। 
ਹਰੈ ਬੋਲਿ ਬਲਿ ਯੌ ਕਹਿਯੋ ਕਰੋ ਜੁ ਪੁਭਹਿ ਸੁਹਾਇ। ੧੨੪੪੧ 


ਮਾਵੀਲ” 
ਯੌ ਬਲਿ ਸਿਉ ਕਹਿਯੋ ਰੋਸ ਬਢਾਇ ਚਲਿਯੋ ਹਰਿ ਜੂ ਹਥਿਯਾਰ ਸੰਭਾਰੇ। 
ਕਾਇਰ ਜਾਤ ਕਹਾ ਥਿਰੁ ਹੋਹੁ ਸੁ ਕੇਹਰਿ ਜ੍ ਯੋ ਹਰਿ ਜੂ _ਭਭਕਾਰੇ। 
ਬਾਨ ਅਨੇਕ ਹਨੇ ਉਨ ਹੂੰ ਹਰਿ ਕੋਪ ਹੁਇ ਬਾਨ ਸੋ ਬਾਨ ਨਿਵਾਰੇ। 
ਅਪੁਨੇ ਪਾਨਿ ਲਯੋ ਧਨੁ _ਤਾਨਿ ਘਨੇ ਸਰ ਲੈ ਅਰਿ ਊਪਰਿ ਡਾਰੇ। ੧੨੪੫। 


ਦੰਹਰ” 
ਬਾਨ ਅਨੇਕ ਚਲਾਇ ਕੈ ਪੁਨਿ ਬੋਲੇ ਹਰਿ ਦੇਵ। 
ਅਮਿਟ ਸਿੰਘ ਮਿਟ _ਜਾਇਗੋ ਝੂਠੋ ਤੁਯ _ਅਹੈਮੇਵ। _੧੨੪੬। 
ਯਾਵੀਯ” 
ਹਉ ਜਬ ਜੁਧ ਕੇ ਕਾਜ ਚਲਿਓ ਤੁ ਅਕਾਲ ਕਹਿਯੋ ਹਰਿ ਜੂ ਹਮ ਸਉ। 
ਤਿਹ ਕੋ ਕਹਿਯੋ ਕਾਨਿ ਕੀਯੋ ਤਬ ਮੈ ਤੁਅ ਹੇਰਿ ਕੈ ਆਯੋ ਹਉ ਅਪਨੀ ਗਉ। 
ਤਿਹ ਤੇ ਨ੍ਰਿਪ ਬੀਰ ਕਹਿਯੋ ਸੁਨਿ ਕੈ ਤਜਿ ਸੰਕ ਭਿਰੇ ਦੋਊ ਆਹਵ ਮਉ। 
ਧੂਅ ਲੋਕ ਟਰੈ ਗਿਰਿ ਮੇਰੁ ਹਲੈ ਸੁ ਤਉ ਤੁਮ ਤੋਂ ਟਰਿਹੋ ਨਹੀ ਹਉ। ੧੨੪੭। 


ਕ੍ਰਿਸਨਾਵਤਾਰ ੪੧੫ 


ਕਰਦਾ ਹਾਂ _-- ਮੈਂ ਅਮਿਟ ਸਿੰਘ ਨੂੰ ਮਾਰਾਂਗਾ, (ਆਪਣਾ) _ਬਲ _ਨਹੀਂ__ਹਾਰਾਂਗਾ। (ਤੁਸੀਂ) 
ਪੌਣ ਰੂਪ ਹੋਕੇ ਸਹਾਇਤਾ ਕਰੋ, (ਮੈਂ) ਅਗ (ਦਾ ਰੂਪ ਹੋ ਕੇ) ਵੈਰੀ ਰੂਪ ਜੰਗਲ ਨੂੰ 
ਸਾੜ _ਦਿਆਂਗਾ।੧੨੪੧। 

ਕੈਸ਼ਨ ਨੰ _ਛਲਰਨਆ ਪੁਤ /ਨੈਹਾ-- 

ਦੰਹਰ” 

ਜਦ ਤੇਰੇ ਨਾਲ ਉਸ _(ਅਮਿਟ ਸਿੰਘ) ਨੇ ਯੁੱਧ _ਕੀਤਾ ਸੀ, (ਉਦੋਂ ਤੂੰ) ਪੈਰ _ਗਡ 
ਕਿਉਂ ਨਹੀਂ ਲੜਿਆ _ਸੀ। ਹੁਣ ਮੇਰੇ ਅਗੇ ਕ੍ਰੋਧ _ਨਾਲ ਹੰਕਾਰ _ਦੀਆਂ _ਗੱਲਾਂ _ਕਰਦਾ 
੧੨੪੨। 


੨੭ 


ਜੈ” 


| 
ਫੰਯਾ 


੨੧ 


ਸਾਰੇ ਯਾਦਵ _(ਸੂਰਮੇ) _ਭਜ _ਗਏ ਹਨ, _(ਬਸ _ਕੇਵਲ ਤੂੰ) _ਹੰਕਾਰੀਆਂ ਵਾਂਗ _ਬੋਲ 
ਰਿਹਾ ਹੈਂ। _“ਅਜ ਵੈਰੀ ਨੂੰ ਰਣ ਵਿਚ ਮਾਰ ਦਿਆਂਗਾ”, _ਹੁਣ (ਤੂੰ) _ਮਤਵਾਲਿਆਂ _ਵਾਂਗ 
ਕਿਸ ਲਈ (ਇਹ) ਕਹਿ ਰਿਹਾ ਹੈ। ਉਸ ਜੰਗਲ _ਦੀ _ਔਗ ਨੂੰ ਛੋਹਣ ਨਾਲ ਤੁਰਤ ਕੱਖਾਂ 
ਦੀ ਪੰਡ ਵਾਂਗ ਸੜ _ਜਾਓਗੇ। ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਉਹ ਤਾਂ ਸ਼ੇਰ ਹੈ, ਤੁਸੀਂ ਉਸ 
ਤੋਂ ਬਲਵਾਨ _ਹਾਥੀ _ਵਾਂਗ _ਭਜ _ ਜਾਓਗੇ।੧੨੪੩। 
ਦੰਹਰਾ 

(ਜਿਸ ਵੇਲੇ) ਕ੍ਰਿਸ਼ਨ ਨੇ _ਬਲਰਾਮ ਨੂੰ ਇਸ ਢੰਗ _ਨਾਲ (ਗੱਲ) ਕਹਿ ਕੇ ਸੁਣਾਈ। 
(ਉਸ ਵੇਲੇ) ਹੌਲੀ ਜਿਹੇ ਬੋਲ ਕੇ _ਬਲਰਾਮ ਨੇ ਕਿਹਾ, ਜਿਵੇਂ ਪ੍ਰਭੂ ਨੂੰ _ਚੰਗੀ ਲਗੇ, ਉਸੇ 
ਤਰ੍ਹਾਂ _ਕਰੋ।੧੨੪੪। 


ਨਾਲ ਸੁਟ _ਲਿਆ। (ਫਿਰ ਸ੍ਰੀ ਕ੍ਰਿਸ਼ਨ ਨੇ) 


ਬਹੁਤ ਸਾਰੇ ਬਾਣ ਚਲਾ ਕੇ ਫਿਰ ਸ੍ਰੀ ਕ੍ਰਿਸ਼ਨ ਬੋਲੇ -- ਹੇ ਅਮਿਟ ਸਿੰਘ! (ਤੂੰ) 
ਮਿਟ ਜਾਏਗਾ, _ ਤੇਰਾ _ ਅਭਿਮਾਨ _ਝੂਠਾ _ਹੈ।੧੨੪੬। 
ਨਾਵੰਯਾ 

(ਅਮਿਟ ਸਿੰਘ ਬੋਲਿਆ) ਹੇ ਕ੍ਰਿਸ਼ਨ ਜੀ! ਮੈਂ ਜਦੋਂ ਯੁੱਧ ਲਈ ਚਲਿਆ ਸਾਂ, ਤਾਂ 
“ਅਕਾਲ” ਨੇ ਮੈਨੂੰ ਕਿਹਾ ਸੀ। ਉਸ ਵੇਲੇ ਉਸ ਦੇ ਕਹੇ ਨੂੰ ਮੈਂ ਕੰਨ ਵਿਚ ਪਾਇਆ। ਮੈਂ 
ਆਪਣੀ _ਗਰਜ਼ _ਨਾਲ ਤੈਨੂੰ ਵੇਖਣ ਆਇਆ ਹਾਂ। ਉਸ ਕਰ ਕੇ ਬਲਵਾਨ ਰਾਜੇ ਨੇ _ਕਿਹਾ- 
(ਮੇਰੀ ਗੱਲ) ਸੁਣ ਕੇ ਅਤੇ ਸੰਗ ਨੂੰ ਛਡ ਕੇ (ਅਸੀਂ) ਦੋਵੇਂ ਰਣ-ਭੂਮੀ ਵਿਚ ਯੁੱਧ _ਕਰੀਏ। 
ਧੂਹ ਲੋਕ ਟਲ ਜਾਵੇ, ਸੁਮੇਰ ਪਰਬਤ ਹਿਲ ਜਾਵੇ, ਤਾਂ ਵੀ (ਮੈਂ) ਤੇਰੇ ਕੋਲੋਂ (ਯੁੱਧ ਵਿਚ) 
ਨਹੀ” ਟਲਾਂਗਾ।੧੨੪੭। 


੪੧੬ 


ਕਹਿਯੋ ਕ੍ਰਿਸਨ ਤੁਹਿ ਮਾਰਿਹੋ_ ਤੂੰ ਕਰਿ ਕੋਟਿ ਉਪਾਇ। 
ਅਮਿਟ ਸਿੰਘ ਬੋਲਿਓ ਤਬਹਿ ਅਤਿ ਹੀ ਕੋਪੁ ਬਢਾਇ। _੧੨੪੮। 
%ਅਨਟ ,ਨ% ਭਾਲ 
ਮਾਵੀਯ” 
ਹਉ ਨ ਬਕੀ ਬਕ ਨੀਚ ਨਹੀ ਬ੍ਰਿਖਭਾਸੁਰ ਸੋ ਛਲ ਸਾਥਿ ਸੰਘਾਰਿਓ। 
ਕੇਸੀ ਨ ਹਉ ਗਜ ਧੇਨੁਕ ਨਾਹਿ ਹਉ ਤ੍ਰਿਨਾਵੁਤ ਸਿਲਾ ਪਰਿ ਡਾਰਿਓ। 
ਹਉ ਨ ਅਘਾਸੁਰ ਮੁਸਟ ਚੰਡੂਰ ਸੁ ਕੰਸ ਨਹੀ ਗਹਿ ਕੇਸ ਪਛਾਰਿਓ। 


ਭੁਾਤ ਬਲੀ ਤੁਅ ਨਾਮ ਪਰਿਓ ਕਹੋ ਕਉਨ ਬਲੀ ਬਲੁ ਸੋ ਤੁਮ ਮਾਰਿਓ। ੧੨੪੯। 


ਕਾ ਚਤੁਰਾਨਨ ਮੈ ਬਲੁ ਹੈ ਜੋਊ ਆਹਵ ਮੈ ਹਮ ਸੋ ਰਿਸ ਕੈ ਹੈ। 
ਕਉਨ _ਖਗੇਸ _ਗਨੇਸ ਦਿਨੇਸ _ਨਿਸੇਸ ਨਿਹਾਰਿ ਕੈ ਮੋਨ ਭਜੈ ਹੈ। 
ਸੇਸ ਜਲੇਸ ਸੁਰੇਸ ਧਨੇਸ ਜੂ ਜਉ ਅਰਿ ਹੈ ਤਊ ਮੋਹ ਨ ਛੈ ਹੈ। 
ਭਾਜਤ ਦੇਵ ਬ਼ਿਲੋਕ ਕੈ ਮੋ ਕਉ ਤੂ ਲਰਿਕਾ ਲਰਿ ਕਾ ਫਲੁ ਲੈ ਹੈ। ੧੨੫0। 


ਦੰਹਰਾ 
ਖੋਵਤ ਹੈ ਜੀਉ ਕਿਹ ਨਮਿਤ ਤਜਿ ਰਨਿ ਸ੍ਯਾਮ ਪਧਾਰੁ। 
ਮਾਰਤ ਹੋਂ _ਰਨਿ ਆਜ _ਤੁਹਿ ਅਪਨੇ _ਬਲਹਿ _ਸੰਭਾਰ। ੧੨੫੧। 


ਦੰਹਾਰਾ 
ਅਮਿਟ ਸਿੰਘ ਕੇ ਬਚਨ ਸੁਨਿ ਬੋਲਿਯੋ ਹਰਿ ਕਰਿ ਕੋਪ। 
ਅਬ ਅਕਾਰ ਤੁਅ ਲੋਪ ਕਰਿ ਅਮਿਟ ਸਿੰਘ ਬਿਨੁ ਓਪ। ੧੨੫੨। 


ਹਾਵੀਯ” 
ਜੁਧੁ ਕਰਿਯੋ ਹਰਿ ਜੂ ਜੁਗ ਜਾਮ ਤਬੈ ਰਿਪੁ ਰੀਝ ਕੈ ਐਸੇ ਪੁਕਾਰਿਓ। 
ਬਾਲਕ ਹੋ_ ਅਰੁ ਜੁਧ ਪ੍ਰਬੀਨ ਹੋ ਮਾਗੁ ਕਛੂ ਮੁਖਿ ਜੋ _ਜੀਯ ਧਾਰਿਓ। 
ਆਪੁਨੀ ਪਾਤ ਕੀ ਘਾਤ ਕੀ ਬਾਤ ਕਉ ਦੇਹੁ _ਬਤਾਇ ਮੁਰਾਰਿ ਉਚਾਰਿਓ। 
ਸਾਮੁਹੇ ਮੋਹਿ ਨ ਕੋਊ ਹਨੈ ਅਸਿ ਲੈ ਤਬ ਕਾਨ੍ਹ ਪਛਾਵਰਿ ਝਾਰਿਓ। ੧੨੫੩। 


ਕ੍ਰਿਸਨਾਵਤਾਰ ੪੧੭ 


ਕਾਨੂ ਲੀਨੇ /ਨੈਠਾ-- 
ਦੰਹਰਾ 

ਕ੍ਰਿਸ਼ਨ ਨੇ ਕਿਹਾ -- (ਮੈਂ) ਤੈਨੂੰ ਮਾਰਾਂਗਾ, ਤੂੰ ਭਾਵੇਂ ਕਰੋੜਾਂ ਉਪਾ ਕਰ ਲੈ। ਉਸ 
ਵੇਲੇ _ਅਮਿਟ ਸਿੰਘ ਬਹੁਤ ਕ੍ਰੋਧ _ਵਧਾ _ਕੇ _ਬੋਲਿਆ।੧੨੪੮। 
%ਅਨਟ' ,#% ਨੇ ਨਹਾ-- 


ਨ ਬਕੀ (ਪੂਤਨਾ) ਹਾਂ ਅਤੇ ਨ ਹੀ ਨੀਚ _ਬਗਲਾ _(ਬਕਾਸੁਰ) ਹਾਂ, ਨ ਹੀ 
ਬ੍ਰਿਖਭਾਸੁਰ ਹਾਂ, ਜਿਸ ਨੂੰ ਛਲ ਨਾਲ ਮਾਰਿਆ ਸੀ। ਨ ਮੈ ਕੇਸੀ ਹਾਂ, ਨ ਹਾਥੀ ਹਾਂ, ਨ 
ਧੇਨਕ (ਦੈਂਤ) ਹਾਂ ਅਤੇ ਨਹੀ ਤ੍ਰਿਣਾਵਰਤ ਹਾਂ, (ਜਿਸ ਨੂੰ ਤੁਸੀਂ) ਸ਼ਿਲਾ ਉਤੇ ਪਟਕਾਇਆ 
ਸੀ। ਨ ਮੈਂ ਅਘਾਸੁਰ ਹਾਂ, ਨ ਚੰਡੂਰ ਤੇ ਮੁਸਟ ਹਾਂ ਅਤੇ ਨ ਹੀ ਕੰਸ ਹਾਂ, (ਜਿਸ ਨੂੰ ਤੁਸੀਂ) 
ਕੇਸਾਂ ਤੋਂ ਪਕੜ ਕੇ _ਪਛਾੜਿਆ _ਸੀ। _“ਬਲਰਾਮ _ਦਾ ਭਰਾ” (ਭਰਤ ਬਲੀ”) ਤੇਰਾ ਨਾਂ ਪੈ 
ਗਿਆ ਹੈ, _ਦਸ ਕਿਹੜਾ _ਬਲਵਾਨ _ ਤੂੰ ਬਲ _ਨਾਲ ਮਾਰਿਆ _ਹੈ।੧੨੪੯। 

ਬ੍ਰਹਮਾ ਵਿਚ ਕੀ ਬਲ ਹੈ, ਜੋ ਯੁੱਧ-ਭੂਮੀ ਵਿਚ ਕ੍ਰੋਧ ਕਰ ਕੇ ਮੇਰੇ ਨਾਲ _(ਲੜੇਗਾ)। 
ਗਰੁੜ, _ਗਣੇਸ਼, ਸੂਰਜ _ਅਤੇ ਚੰਦ੍ਰਮਾ ਵੇਖ _ਕੇ ਚੁਪ _ਧਾਰਨ _ਕਰ _ਲੈਣਗੇ। ਸ਼ੇਸ਼ਨਾਗ, _ਵਰੁਣ, 
ਇੰਦਰ, _ਕੁਬੇਰ (ਆਦਿਕ ਦੇਵਤੇ) ਜੇ (ਮੇਰੇ _ਨਾਲ) _ਅੜਨਗੇ _ਤਾਂ ਮੈਨੂੰ ਨਸ਼ਟ ਨਹੀਂ __ਕਰ 
ਸਕਣਗੇ। ਮੈਨੂੰ _(ਯੁੱਧ-ਭੂਮੀ ਵਿਚ) ਵੇਖ _ਕੇ _ਭਜ ਜਾਂਦੇ ਹਨ, (ਫਿਰ) ਤੂੰ ਲੜਕਾ (ਮੇਰੇ 
ਨਾਲ) ਲੜ ਕੇ ਕੀ ਫਲ ਪ੍ਰਾਪਤ _ਕਰੇਂਗਾ।੧੨੫0। 
ਦੰਹਰਾ 

ਹੇ ਕ੍ਰਿਸ਼ਨ! ਕਿਸ ਲਈ ਆਪਣੀ _ਜਾਨ _ਗੁਆਉਂਦਾ ਹੈਂ, _ਰਣ-ਭੂਮੀ ਛਡ ਕੇ ਭਜ 
ਜਾ। ਮੈਂ ਤੈਨੂੰ ਅਜ _ਰਣ-ਭੂਮੀ _ਵਿਚ _ਮਾਰ ਦਿਆਂਗਾ, (ਹੁਣ) ਆਪਣੇ _ਬਲ _ਨੂੰ ਸੰਭਾਲ 
ਲੰ।੧੨੫੧। 
ਕਾਨੂ ਲੀਨੇ /ਨੈਠਾ-- 
ਦੰਹਰਾ 

ਅਮਿਟ ਸਿੰਘ ਦੇ ਬੋਲ ਸੁਣ ਕੇ ਸ੍ਰੀ ਕ੍ਰਿਸ਼ਨ ਕ੍ਰੋਧ ਕਰ ਕੇ ਬੋਲੇ। ਮੈਂ ਹੁਣ (ਤੇਰੇ 
ਨਾਂ ਨਾਲੋਂ) _'ਅ? (ਅਕਾਰ?) ਹਟਾਉਂਦਾ ਹਾਂ, (ਇਸ ਨਾਲ) _ਅਮਿਟ ਸਿੰਘ ਉਪਮਾ ਤੋਂ ਬਿਨਾ 
ਹੋ ਜਾਵੇਗਾ।੧੨੫੨। 
੭ਾਵੀਯਾ 

ਕ੍ਰਿਸ਼ਨ ਜੀ ਨੇ ਦੋ ਪਹਿਰ ਤਕ ਯੁੱਧ ਕੀਤਾ, _ਉਸ ਵੇਲੇ ਵੈਰੀ 
ਇਸ ਤਰ੍ਹਾਂ ਕਿਹਾ-- (ਭਾਵੇਂ) ਬਾਲਕ ਹੈਂ, ਪਰ ਯੁੱਧ ਵਿਚ ਰਿ 
ਹੋਵੇ, ਉਹ ਮੂੰਹੋਂ ਮੰਗ ਲੈ। ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਆਪਣੇ ਵਿਨਾਸ਼ 
ਜੁਗਤ ਹੈ, ਉਹ ਦਸ ਦੇ। (ਉਸ ਨੇ ਕਿਹਾ--) ਮੈਨੂੰ 
ਨਹੀਂ _ਸਕਦਾ। _ਤਦ ਤਲਵਾਰ ਲੈ ਕੇ ਸ਼ਨ ਨੇ ਪਿਛਲੇ ਪਾਸੇ _ ਤੋੱ 
ਦਿੱਤਾ।੧੨੫੩। 


ਘ 


ਉਯ੍ਦ 


ਸੀ _ਦਸਮ-ਗ੍ਰੰਥ _ਸਾਹਿਬ 


ਸੀਸ ਕਟਿਓ ਨ ਹਟਿਓ ਤਿਹ ਠਉਰ ਤੇ ਦਉਰ ਕੈ ਆਗੈ ਹੀ ਕੋ ਪਗੁ ਧਾਰਿਓ। 
ਕੁੰਚਰ ਏਕ ਹੁਤੇ ਦਲ ਮੈ ਤਿਹ ਧਾਇ ਕੈ ਜਾਇ ਕੈ ਘਾਇ ਪ੍ਹਾਰਿਓ। 

ਮਾਰਿ ਕਰੀ ਹਨਿ ਬੀਰ ਚਲਿਓ ਅਸਿ ਲੈ ਕਰਿ ਸ੍ਰੀ ਹਰਿ ਓਰਿ ਪਧਾਰਿਓ। 

ਭੂਮਿ ਗਿਰਿਓ ਸਿਰੁ ਸ੍ਰੀ ਸਿਵ ਲੈ ਗੁਹਿ ਮੁੰਡ ਕੀ ਮਾਲ ਕੋ ਮੇਰੁ ਸਵਾਰਿਓ। ੧੨੫੪। 


ਦੰਹਰਾ 
ਅਮਿਟ ਸਿੰਘ ਅਤਿ ਹੀ ਬਲੀ ਬਹੁਤੁ ਕਰਿਓ ਸੰਗ੍ਰਾਮ। 
ਨਿਕਸਿ ਜੋਤਿ ਹਰਿ ਸੌ ਮਿਲੀ ਜਿਉ ਨਿਸ ਕੋ ਕਰਿ ਭਾਨੁ। ੧੨੫੫। 


ਮਿਲ ਧਾਇ ਪਰੋ ਹਰਿ ਪੈ ਭਟ ਥੌ ਕਵਿ ਤਾ ਛਬਿ ਕੋ ਜਸੁ ਮਾਨ ਲੀਆ। 
ਮਾਨੋ ਰਾਤਿ ਸਮੈ ਉਡਿ ਕੀਟ ਪਤੰਗ ਜਿਉ ਟੂਟਿ ਪਰੈ ਅਵਿਲੋਕਿ ਦੀਆ। ੧੨੫੬। 


ਦੰਹਰਾ 
ਤਬ ਬ੍ਰਿਜ ਭੂਖਨ ਖੜਗੁ ਗਹਿ ਅਰਿ ਬਹੁ ਦਏ ਗਿਰਾਇ। 
ਏਕ ਅਰੇ ਇਕ ਰੁਪਿ ਲਰੇ ਇਕ ਰਨ ਛਾਡਿ ਪਰਾਇ। ੧੨੫੭। 


ਦੱਖਣ? 
ਅਮਿਟਸਿੰਘ ਦਲੁ ਹਰਿ ਜੂ _ਹਯੋ। ਹਾਹਾਕਾਰ ਸਤ੍ਹ _`ਦਲਿ _ਪਯੋ। 
ਉਤ ਤੇ ਸੂਰ ਅਸਤੁ ਹੋਇ ਗਯੋ। ਪ੍ਰਾਚੀ ਦਿਸ ਤੇ ਸਸਿ ਪ੍ਰਗਟਯੋ। ੧੨੫੮। 


ਚਾਰ ਜਾਮ ਦਿਨ ਜੁਧ ਸੁ _ਕੀਨੋ। ਬੀਰਨ ਕੋ ਬਲੁ ਹੁਇ ਗਯੋ ਛੀਨੋ। 
ਦੋਊ ਦਲ ਆਪ ਆਪ ਮਿਲ ਧਾਏ। ਇਤ _ਜਦੁਬੀਰ ਬਸਤ ਗ੍ਰਿਹਿ ਆਏ। ੧੨੫੯। 


ਐਨ _#ਹਤ _ਲਧ/ਹ _ਧਯਹਟ _ਆਆਖਤੰ/ 


ਅਥ ਪੰਚ ਭੂਪ ਜੁਧੁ ਕਥਨੰ 
ਦੰਹਰਾ 
ਜਰਾ ਸੈਧਿ ਤਬ ਰੈਨਿ ਕਉ ਸਕਲ ਬੁਲਾਏ ਭੂਪ। 
ਬਲ ਗੁਨ ਬਿਕਰਮ ਇੰਦੂ ਸਮ ਸੁੰਦਰ ਕਾਮ ਸਰੂਪ। ੧੨੬0। 


ਕ੍ਰਿਸਨਾਵਤਾਰ ੪੧੯ 


(ਅਮਿਟ ਸਿੰਘ ਦਾ) ਸਿਰ ਕਟ ਗਿਆ, (ਪਰ) ਉਸ ਸਥਾਨ ਤੋਂ _ਨ ਹਟਿਆ, (ਸਗੋਂ) 
ਦੌੜ ਕੇ ਅਗੇ ਨੂੰ ਹੀ ਪੈਰ ਰਖਿਆ। ਉਸ ਦਲ ਵਿਚ ਇਕ ਹਾਥੀ ਸੀ, ਉਸ ਉਤੇ ਜਾ 
ਕੇ (ਅਮਿਟ ਸਿੰਘ ਦੇ ਧੜ ਨੇ) ਪ੍ਰਹਾਰ _ਕੀਤਾ। ਹਾਥੀ ਨੂੰ ਮਾਰ ਕੇ ਸੂਰਮਾ (ਅਮਿਟ ਸਿੰਘ) 
ਚਲ _ਪਿਆ ਅਤੇ ਹੱਥ _ਵਿਚ ਤਲਵਾਰ ਲੈ ਕੇ ਸੀ ਕ੍ਰਿਸ਼ਨ ਵਲ ਵਧ ਚਲਿਆ। ਸਿਰ 


ਅਮਿਟ ਸਿੰਘ _ਬਹੁਤ _ਤਕੜਾ ਸੂਰਮਾ ਹੈ, _(ਉਸ ਨੇ) ਬਹੁਤ ਹੀ ਯੁੱਧ _ਕੀਤਾ ਹੈ। 
(ਉਸ ਦੀ) ਜੋਤਿ ਨਿਕਲ ਕੇ ਸ੍ਰੀ ਕ੍ਰਿਸ਼ਨ ਨਾਲ ਮਿਲ ਗਈ ਜਿਵੇਂ ਰਾਤ ਨੂੰ ਸੂਰਜ _ਦੀਆਂ 
ਕਿਰਨਾਂ (ਸੂਰਜ _ਵਿਚ _ਹੀ ਮਿਲ ਜਾਂਦੀਆਂ _ ਹਨ)।੧੨੫੫। 


ਮਾਵੀਯ” 

ਵੈਰੀ ਦੀ ਹੋਰ ਜਿਤਨੀ ਸੈਨਾ ਸੀ, ਉਸ ਨੇ ਸ੍ਰੀ ਕ੍ਰਿਸ਼ਨ ਨਾਲ ਬਹੁਤ ਯੁੱਧ _ਕੀਤਾ। 
ਬਿਨਾ ਰਾਜੇ ਦੇ (ਉਹ) ਆ ਕੇ ਡਟ ਗਏ ਹਨ, ਡਰੇ ਨਹੀਂ ਹਨ, ਕ੍ਰੋਧ ਕਰ ਕੇ ਦਿਲ ਨੂੰ 
ਮਜ਼ਬੂਤ ਕਰ ਲਿਆ ਹੈ। (ਉਹ ਸਾਰੇ) ਸੂਰਮੇ ਮਿਲ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ, 
ਜਿਸ ਦੀ ਛਬੀ ਦਾ ਯਸ਼ ਕਵੀ ਨੇ ਇਸ ਤਰ੍ਹਾਂ ਮੰਨ ਲਿਆ। ਮਾਨੋ ਰਾਤ ਵੇਲੇ ਕੀੜੇ ਅਤੇ 


ਤਦ ਸੀ ਕ੍ਰਿਸ਼ਨ ਨੇ ਖੜਗ ਲੈ ਕੇ ਬਹੁਤ ਸਾਰੇ ਵੈਰੀ _ਗਿਰਾ ਦਿੱਤੇ। ਇਕ ਅੜ 
ਗਏ ਹਨ, ਅਤੇ ਇਕ ਪੈਰ ਗਡ ਕੇ ਲੜ ਰਹੇ ਹਨ ਅਤੇ ਇਕ ਯੁੱਧ-ਭੂਮੀ ਛਡ ਕੇ ਭਜ 
ਗਏ _ਹਨ।੧੨੫੭। 


ਚੱਪਣਾ/ 


'ਿਰਾਜੇ ।੧੨੫੯। 
/ਟਲੋੇ ਨੰ ਲਚਤੁ ਨਾਟਕ ਕੁੰਥ ਦੇ /ਸ਼ਨਾਵਤਾਰ ਦੇ ਯੁੱਧ ਪੁਕੰਹ ਦੇ %ਨਟ 7 
ਦਾ ਸੈਨਾ ਹੇਤ ਲਹ _ਅ6% _ਆਪਤ/ 
ਹੁਣ ਪੰਜ ਰਾਜਿਆਂ ਦੇ ਯੁੱਧ ਦਾ ਕਥਨ 

ਦੰਹਰ” 

ਜਦ _ਰਾਤ _ਵੇਲੇ _ਜਰਾਸੈਧ _ਨੇ ਸਾਰਿਆਂ ਰਾਜਿਆਂ ਨੂੰ ਬੁਲਾ _ਲਿਆ। _(ਉਹ ਰਾਜੇ) 
ਬਲ, _ਗੁਣ ਅਤੇ ਬਹਾਦਰੀ ਵਿਚ ਇੰਦਰ ਦੇ ਸਮਾਨ ਹਨ ਅਤੇ ਸੁੰਦਰਤਾ ਵਿਚ ਕਾਮ ਦੇ 
ਸਰੂਪ ਹਨ।੧੨੬0। 


੪੨0 


ਸੀ _ਦਸਮ-ਗ੍ਰੰਥ _ਸਾਹਿਬ 


ਭੂਪ _ਅਠਾਰਹ ਜੁਧ ਮੈਂ _ਸ੍ਯਾਮਿ ਹਨੇ ਬਲ _ਬੀਰ। 
ਪ੍ਰਤਿ ਜੁਧ ਵਾ ਸੋ ਕਰੈ ਐਸੋ ਕੋ ਰਨਧੀਰ। ੧੨੬੧। 
ਧੂਮ ਸਿੰਘ ਧੁਜ ਸਿੰਘ ਮਨਿ ਸਿੰਘ ਧਰਾਧਰ ਅਉਰ। 
ਧਉਲ ਸਿੰਘ ਪਾਚੋ _ਨ੍ਰਿਪਤਿ ਸੂਰਨ ਕੇ ਸਿਰ ਮਉਰ। ੧੨੬੨। 
ਹਾਥ ਜੋਰਿ ਉਠਿ ਸਭਾ ਮਹਿ ਪਾਚਹੁ _ਕੀਯੋ_ਪੁਨਾਮ। 
ਕਾਲਿ ਭੋਰ ਕੇ ਹੋਤ ਹੀ ਹਨਿ ਹੈ ਬਲ ਦਲ ਸ੍ਯਾਮ। ੧੨੬੩। 
ਹਵੀਯਾਂ 
ਬੋਲਤ ਭੇ ਨ੍ਰਿਪ ਸੋ ਤੇਊ ਯੋ ਜਿਨਿ ਚਿੰਤ ਕਰੋ ਹਮ ਜਾਇ ਲਰੈਗੇ। 
ਆਇਸ ਹੋਇ ਤੁ ਬਾਧਿ ਲਿਆਵਹਿ ਨਾਤਰ _ਬਾਨ ਸੋ ਪ੍ਰਾਨ ਹਰੈਗੇ। 
ਕਾਲਿ ਅਯੋਧਨ ਮੈ ਅਰਿ ਕੈ ਬਲ ਅਉ ਹਰਿ ਜਾਦਵ ਸੋਨ ਟਰੈਗੇ। 
ਏਕ ਕ੍ਰਿਪਾਨ ਕੇ ਸੰਗ ਨਿਸੰਗ ਉਨੈ ਬਿਨੁ ਪ੍ਰਾਨ ਕਰੈ ਨ ਡਰੈਗੇ। ੧੨੬੪। 
ਦੰਹਰਾ 
ਜਰਾਸੈਧਿ ਇਹ ਮੰਤੁ ਕਰਿ ਦਈ ਜੁ ਸਭਾ ਉਠਾਇ। 
ਅਪੁਨੇ ਅਪੁਨੇ ਗ੍ਰਿਹਿ ਗਏ ਰਾਜਾ ਅਤਿ ਸੁਖੁ _ਪਾਇ। ੧੨੬੫। 
ਗ੍ਰਿਹ ਆਏ ਉਠਿ ਪਾਚ ਨ੍ਰਿਪ ਜਾਮ ਏਕ ਗਈ ਰਾਤਿ। 
ਤੀਨ ਪਹਰ ਸੋਏ ਨਹੀ ਝਾਕਤ ਹ੍ਹੈ ਗਯੋ _ਪ੍ਰਾਤਿ। ੧੨੬੬। 
ਕਾ/ਕਤ 
ਪ੍ਰਾਤ _ਕਾਲ ਭਯੋ ਅੰਧਕਾਰ ਮਿਟਿ ਗਯੋ 
ਕ੍ਰੋਧ ਸੂਰਨ ਕੋ ਭਯੋ ਰਥ ਸਾਜ ਕੈ ਸਬੈ ਚਲੇ। 
ਇਤੈ ਬ੍ਰਿਜਰਾਇ _ਬਲਿਦੇਵ ਜੂ ਬੁਲਾਇ 
ਮਨਿ ਮਹਾ ਸੁਖੁ ਪਾਇ ਜਦੁਬੀਰ ਸੈਗਿ ਲੈ ਭਲੇ। 
ਉਤੈ ਡਰੁ ਡਾਰ ਕੈ ਹਥਿਆਰਨ ਸੰਭਾਰ ਕੈ 
ਸੁ ਆਏ ਹੈ ਹਕਾਰ ਕੈ ਅਟਲ ਭਟ ਨ ਟਲੇ। 
ਸ੍ਯੰਦਨ ਧਵਾਇ ਸੰਖ ਦੁੱਦਭਿ ਬਜਾਇ 
ਦੂ ਤਰੰਗਨੀ ਕੇ ਭਾਇ ਦਲ ਆਪਸ ਬਿਖੈ _ਰਲੇ। ੧੨੬੭। 
ਦੰਹਰਾ 
ਸ੍ਯੰਦਨ ਪੈ ਹਰਿ ਸੋਭਿਯੈ ਅਮਿਤ ਤੇਜ ਕੀ _ਖਾਨ। 
ਕੁਮਦਿਨ ਜਾਨਿਓ ਚੰਦੂਮਾ ਕੰਜਨ ਮਾਨਿਓ _ਭਾਨ। _੧੨੬੮। 
ਹਾਵੀਯਾਂ 
ਘਨ ਜਾਨ ਕੈ ਮੋਰ ਨਚਿਓ ਬਨ ਮਾਝ ਚਕੋਰ ਲਖਿਯੋ ਸਸਿ ਕੇ ਸਮ ਹੈ। 
ਮਨਿ _ਕਾਮਿਨ ਕਾਮ ਸਰੂਪ ਭਯੋ ਪ੍ਰਭ _ਦਾਸਨ _ਜਾਨਿਯੋ _ਨਰੋਤਮ ਹੈ। 
ਬਰ _ਜੋਗਨ ਜਾਨਿ ਜੁਗੀਸੁਰ ਈਸੁਰ ਰੋਗਨ _ਮਾਨਿਯੋ ਸਦਾ ਛਮ ਹੈ। 
ਹਰਿ _ਬਾਲਨ ਬਾਲਕ ਰੂਪ _ਲਖਿਯੋ __ਜੀਯ _ਦੁਜਨ _ਜਾਨਿਯੋ ਮਹਾ ਜਮ _ਹੈ। ੧੨੬੯। 


ਕ੍ਰਿਸਨਾਵਤਾਰ ੪੨੧ 


ਕ੍ਰਿਸ਼ਨ ਨੇ _ਅਨਾਨ੍ਹਾਂ ਬਲਵਾਨ _ਰਾਜਿਆਂ ਨੂੰ ਯੁੱਧ _ਵਿਚ _ਮਾਰ ਦਿੱਤਾ ਹੈ। _(ਤੁਹਾਡੇ 


ਵਿਚੋਂ) ਅਜਿਹਾ ਕਿਹੜਾ _ਰਣਧੀਰ _ਹੈ, _ਜੋ ਸਵੇਰੇ _ਉਸ _ ਨਾਲ _ ਯੁੱਧ _ਕਰੇਗਾ।੧੨੬੧। 

ਧੂਮ ਸਿੰਘ, ਧੁਜ ਸਿੰਘ, ਮਨ ਸਿੰਘ, ਧਰਾਧਰ ਸਿੰਘ, ਧਉਲ _(ਧੌਲ) ਸਿੰਘ (ਇਹ) 
ਪੰਜੇ _ਰਾਜੇ ਸੂਰਮਿਆਂ _ਵਿਚੋਂ'`_ ਸ਼ਿਰੋਮਣੀ _ਹਨ।੧੨੬੨। 

ਉਨ੍ਹਾਂ ਪੰਜਾਂ ਨੇ _(ਰਾਜੇ _ਦੀ) ਸਭਾ ਵਿਚ _ਉਠ ਕੇ ਹੱਥ ਜੋੜ _ਕੇ ਪ੍ਰਨਾਮ _ਕੀਤਾ। 
(ਅਤੇ _ਕਿਹਾ--) ਸਵੇਰ ਹੁੰਦਿਆਂ ਹੀ ਦਲ _ਬਲ (ਸਮੇਤ) ਕ੍ਰਿਸ਼ਨ ਨੂੰ ਮਾਰ _ਦਿਆਂਗੇ।੧੨੬੩। 
ਮਾਵੀਲ” 

ਉਹ _ਰਾਜੇ ਇਸ ਤਰ੍ਹਾਂ ਬੋਲਣ _ਲਗੇ--(ਹੇ ਰਾਜਨ!) ਚਿੰਤਾ ਨ ਕਰੋਂ, ਅਸੀਂ (ਉਸ 
ਨਾਲ) ਜਾ ਕੇ ਲੜਾਂਗੇ। ਆਗਿਆ ਹੋਵੇ ਤਾਂ ਬੰਨ੍ਹ _ਲਿਆਵਾਂਗੇ, ਨਹੀਂ ਤਾਂ ਬਾਣ _ਨਾਲ ਪ੍ਰਾਣ 
ਹਰ _ਲਵਾਂਗੇ। _ਕਲ _ ਯੁੱਧ-ਭੂਮੀ _ਵਿਚ _ਵੈਰੀ _ਬਲਰਾਮ _ਅਤੇ _ਕ੍ਰਿਸ਼ਨ _ਯਾਦਵ ਤੋਂ ਨਹੀਂ 
ਡਰਾਂਗੇ। ਤਲਵਾਰ ਦੇ ਇਕੋ (ਹੀ ਵਾਰ) ਨਾਲ _ਨਿਸੰਗ ਹੋ ਕੇ, ਉਨ੍ਹਾਂ _ ਨੂੰ _ਪ੍ਰਾਣਾਂ ਤੋਂ ਬਿਨਾ 
ਕਰ ਦਿਆਂਗੇ _ਅਤੇ ਨਹੀ ਡਰਾਂਗੇ।੧੨੬੪। 
ਦੰਹਰ” 

ਜਰਾਸੈਧ _ਨੇ ਇਹ ਸਲਾਹ _ਕਰ ਕੇ ਸਭਾ ਨੂੰ ਉਠਾ ਦਿੱਤਾ। (ਸਾਰੇ ਯੋਧੇ) ਆਪਣੇ 
ਆਪਣੇ _ ਘਰ _ਚਲੇ _ਗਏ _ ਅਤੇ ਰਾਜਾ _ (ਜਰਾਸੈਧ) _ਨੇ _ ਬਹੁਤ _ਸੁਖ _ਪਾਇਆ।੧੨੬੫। 

ਇਕ _ਪਹਿਰ ਰਾਤ ਬੀਤ ਗਈ, (ਤਾਂ) ਪੰਜ ਰਾਜੇ (ਸਭਾ ਤੋਂ) ਉਠ ਕੇ ਘਰ ਆ 
ਗਏ। _ (ਬਾਕੀ _ਦੇ) ਤਿੰਨ ਪਹਿਰ _ਵੀ ਸੁਤੇ ਨਹੀਂ, _ਝਾਕਦਿਆਂ _ਝਾਕਦਿਆਂ ਹੀ ਸਵੇਰ ਹੋ 
ਗਈ।੧੨੬੬। 


ਵਾਂਗ _ਸੈਨਾ-ਦਲ _ ਆਪਸ _ਵਿਚ _ਮਿਲ _ਗਏ।੧੨੬੭। 
ਦੰਹਰ” 

ਅਮਿਤ _ਤੇਜ _ਦੀ ਖਾਣ ਸ੍ਰੀ ਕ੍ਰਿਸ਼ਨ _ਰਥ _ ਉਤੇ _ਸ਼ੁਭਾਇਮਾਨ _ਹਨ। _ (ਜਿਸ ਨੂੰ) 
ਕੰਮੀਆਂ _(ਕਮਲਨੀਆਂ) _ਨੇ _ਚੰਦੂਮਾ ਜਾਣਿਆ _ ਅਤੇ _ਕਮਲਾਂ _ਨੇ ਸੂਰਜ _ ਸਮਝਿਆ।੧੨੬੮। 


੪੨੨ 


ਸੀ _ਦਸਮ-ਗ੍ਰੰਥ ਸਾਹਿਬ 


ਚਕਵਾਨ _ਦਿਨੇਸ _ਗਜਾਨ _ਗਨੇਸ _ਗਨਾਨ ਮਹੇਸ _ਮਹਾਤਮ ਹੈ। 
ਮਘਵਾ ਧਰਨੀ ਹਰਿ ਜਿਉ _ਹਰਿਨੀ ਉਪਮਾ _ਬਰਨੀ ਨ ਕਛੂ ਸਮ ਹੈ। 
ਮ੍ਰਿਗ ਜੂਥਨ ਨਾਦ ਸਰੂਪ ਭਯੋ ਜਿਨ ਕੇ ਨ ਬਿਬਾਦ ਤਿਨੈ ਦਮ ਹੈ। 


ਨਿਜ ਮੀਤਨ ਮੀਤ ਹੈ ਚੀਤਿ ਬਸਿਓ ਹਰਿ ਸਤ੍ਰਨਿ ਜਾਨਿਯੋ ਮਹਾ ਜਮ ਹੈ। ੧੨੭0। 


ਦੰਹਰਾ 
ਦੂ ਸੈਨਾ ਇਕਠੀ ਭਈ ਅਤਿ ਮਨਿ ਕੋਪ ਬਢਾਇ। 
ਜੁਧੁ ਕਰਤ ਹੈ ਬੀਰ ਬਰ ਰਨ ਦੁੰਦਭੀ ਬਜਾਇ। _੧੨੭੧। 


੭ਾਵੀਯ੍ਾ 
ਧੂਮ ਧੁਜ ਮਨ ਧਉਰ ਧਰਾ ਧਰ ਸਿੰਘ ਸਬੈ ਰਨਿ ਕੋਪ ਕੈ ਆਏ। 
ਲੈ _ਕਰਵਾਰਨ ਢਾਲ _ਕਰਾਲ ਹ੍ਹੈ ਸੰਕ _ਤਜੀ ਹਰਿ _ਸਾਮੁਹੇ ਧਾਏ। 
ਦੇਖਿ ਤਿਨੈ ਤਬ ਹੀ ਬ੍ਰਿਜ ਰਾਜ ਹਲੀ ਸੋ ਕਹਿਯੋ ਸੁ ਕਰੋ ਮਨਿ ਭਾਏ। 


ਧਾਇ ਬਲੀ ਬਲਿ ਲੈ ਕਰ ਮੈ ਹਲਿ ਪਾਚਨ ਕੇ ਸਿਰ ਕਾਟਿ ਗਿਰਾਏ। ੧੨੭੨। 


ਦੰਹਰਾ 
ਦੈ _ਅਛੂਹਨੀ ਦਲ ਨ੍ਰਿਪਤਿ ਪਾਚੋ _ਹਨੇ _ਰਿਸਾਇ। 
ਏਕ ਦੋਇ ਜੀਵਤ ਬਚੇ ਰਨ ਤਜਿ ਗਏ ਪਰਾਇ। ੧੨੭੩। 
/&ਤਾ ਗੰ ਲਾੱਝਤ੍ਹਾ ਨਾਟਕ ਗੁੰਲੋ'_ /ਕ੍ਰੈਸਨਾਵਤਾਨੇ ਲੁਧਾ ਪਰੱਕਲ਼ੰਹੋਂ ਘਾਲ ਭੂਘ' ਦੱ 
%ਛੂਹਨਾੀ ਦਲ _ਆੰਹਤ _ਲਧਹਾ _ਧਯਾ/ੰਹ _ਸਆਪਤੰ/ 
ਅਥ ਦ੍ਰਾਦਸ ਭੂਪ ਜੁਧ ਕਥਨ 
੭ਵੀਯਾਂ 
ਦ੍ਰਾਦਸ ਭੂਪ _ਨਿਹਾਰਿ ਦਸਾ ਤਿਹ ਦਾਤਨ ਪੀਸ ਕੈ ਕੋਪ ਕੀਯੋ। 
ਧਰੀਆ ਸਬ ਹੀ ਬਰ ਅਤ੍ਰਨ ਕੇ ਬਹੁ ਸਸਤ੍ਨ ਕੈ ਦਲ ਬਾਟਿ _ਦੀਯੋ। 
ਮਿਲਿ ਆਪ ਬਿਥੈ ਤਿਨ ਮੰਤ੍ਰ ਕੀਯੋ ਕਰਿ ਕੈ ਅਤਿ ਛੋਭ ਸੋ ਤਾਤੋ ਹੀਯੋ। 
ਲਰਿ ਹੈ ਮਰਿ ਹੈ ਭਵ ਕੋ ਤਰਿ ਹੈ ਜਸ ਸਾਥ ਭਲੋ ਏਕ ਜੀਯੋ। ੧੨੭੪। 


ਯੌ ਮਨ ਮੈ ਧਰਿ ਆਇ ਅਰੇ ਸੁ ਘਨੋ ਦਲੁ ਲੈ ਹਰਿ ਪੇਖਿ ਹਕਾਰੋਂ। 
ਯਾਹੀ ਹਨੇ ਨ੍ਰਿਪ ਪਾਚ ਅਬੈ ਹਮ ਸੰਗ ਲਰੋਂ ਹਰਿ ਭ੍ਰਾਤਿ ਤੁਮਾਰੋ। 
ਨਾਤਰ ਆਇ ਭਿਰੋ ਤੁਮ ਹੂੰ ਨਹਿ ਆਯੁਧ ਛਾਡ ਕੈ ਧਾਮਿ ਸਿਧਾਰੋ। 
ਜੋ ਤੁਮ ਮੈ ਬਲੁ ਹੈ ਘਟਿਕਾ ਲਰਿ ਕੈ ਲਖਿ ਲੈ ਪੁਰਖਤ ਹਮਾਰੋ। ੧੨੭੫। 


ਕ੍ਰਿਸਨਾਵਤਾਰ ੪੨੩ 


ਚਕਵਿਆਂ _ਨੇ ਸੂਰਜ, _ਦਿਗਜਾਂ _ਨੇ ਗਣੇਸ਼, _ਗਣਾਂ _ਨੇ ਮਹੇਸ _ ਵਰਗਾ _ ਮਹਾਤਮ 
ਸਮਝਿਆ _ਹੈ। _ਧਰਤੀ _ਨੇ ਇੰਦਰ _ਅਤੇ ਲੱਛਮੀ _ਨੇ _ਵਿਸ਼ਣੂ _(ਅਰਥਾਂਤਰ _ਹਿਰਨੀਆਂ ਨੇ 
ਹਿਰਨ) _ਵਰਗਾ ਜਾਣਿਆ ਹੈ ਜਿਸ ਦੀ ਉਪਮਾ ਦਾ ਵਰਣਨ ਨਹੀਂ _ਕੀਤਾ ਜਾ ਸਕਦਾ 
ਹੈ। ਹਿਰਨਾਂ ਦੀ ਡਾਰ ਨੇ ਘੰਡਾਹੇੜੇ ਦਾ ਸ਼ਬਦ (ਮਹਿਸੂਸ) ਕੀਤਾ ਹੈ ਜਿਨ੍ਹਾਂ ਦੇ ਮਨ ਵਿਚ 
ਕੋਈ ਦੁਬਿਧਾ ਨਹੀਂ ਹੈ ਉਨ੍ਹਾਂ ਨੂੰ “ਦਮ” (ਪ੍ਰਾਣ) ਦੇ ਰੂਪ ਵਿਚ ਅਨੁਭਵ ਹੋਇਆ ਹੈ। ਆਪਣੇ 
ਮਿਤਰਾਂ ਦੇ ਚਿੱਤ ਵਿਚ ਮਿਤਰ ਹੋ _ਕੇ ਵਸਿਆ ਹੈ ਅਤੇ ਵੈਰੀਆਂ ਨੇ ਕ੍ਰਿਸ਼ਨ ਨੂੰ ਯਮ 
ਦਾ ਰੂਪ ਸਮਝਿਆ _ਹੈ।੧੨੭0। 
ਦੰਹਰਾ 

ਮਨ ਵਿਚ _ਬਹੁਤ ਕ੍ਰੋਧ _ਵਧਾ ਕੇ ਦੋਵੇਂ _ਸੈਨਾਵਾਂ ਇਕੱਠੀਆਂ ਹੋ ਗਈਆਂ _ਹਨ। 
ਬਹਾਦੁਰ _ਯੋਧੇ _ਰਣ-ਭੂਮੀ _ਵਿਚ _ਨਗਾਰੇ __ਵਜਾ ਕੇ _ ਯੁੱਧ _ ਕਰਦੇ _ਹਨ।੧੨੭੧। 
੭ਾਵੀੰਯਾ 

ਧੂਮ (ਸਿੰਘ), ਧੁਜਾ (ਸਿੰਘ), ਮਨ (ਸਿੰਘ), ਧਉਰ (ਸਿੰਘ), ਧਰਾਧਰ ਸਿੰਘ (ਆਦਿ) 
ਸਾਰੇ _ਕ੍ਰੋਧਵਾਨ ਹੋਕੇ ਯੁੱਧ-ਭੂਮੀ ਵਿਚ ਆਏ _ਹਨ। ਹੱਥਾਂ ਵਿਚ ਭਿਆਨਕ _ਤਲਵਾਰਾਂ ਅਤੇ 
ਢਾਲਾਂ ਲੈ ਕੇ ਅਤੇ ਸੰਗ ਸੈਕੋਚ ਛਡ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਭਜ ਆਏ _ਹਨ। 
ਉਨ੍ਹਾਂ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਬਲਰਾਮ ਨੂੰ ਨੂੰ ਹੈ 
ਕਰੋ। _ਬਲੀ _ਬਲਰਾਮ ਨੇ _ਹੌੱਥ ਵਿਚ ਹਲ ਲੈ 
ਹਨ।੧੨੭੨। 
ਦੰਹਰਾ 

ਗੁਸੇ ਵਿਚ ਆ ਕੇ ਦੋ ਅਛੋਹਣੀ ਸੈਨਾ ਸਮੇਤ ਪੰਜੇ ਮਾਰ ਦਿੱਤੇ। ਇਕ ਦੋ (ਯੋਧੇ 
ਜੋ) _ਜੀਵਿਤ _ਬਚੇ, _ਉਹ _ਰਣ-ਭੂਮੀ _ਨੂੰ ਤਿਆਗ _ਕੇ ਚਲੇ _ਗਏ _ਹਨ।੧੨੭੩। 

/ਏਥੋ ਨੰ ਘਾਝਤ ਨਾਟਕ ਗ੍ਰੰਥ ਦੇ #੍ਰੈਸ਼ਨਾਵਤਾਰ ਦੇ ਯੁੱਧ ਪੁਲੰਹ ਦੇ ਪੰਜ ਭੂਪ 
ਦੇ _ਅਛੌਹਣਾੀੰ ਟਲ ਹਿਤ ਆਠ ਜ਼ਾਣ ਵਾਲਾ ਅਧ%0ਲ ਗ੫ਤ? 
ਹੁਣ ਦੁਆਦਸ ਰਾਜਿਆਂ ਦੇ ਯੁੱਧ ਦਾ ਕਥਨ 

੭ਾਵੀਯ੍ਾ 

ਬਾਰ੍ਹਾਂ ਰਾਜਿਆਂ ਨੇ ਪੰਜਾਂ ਰਾਜਿਆਂ ਦੀ ਹਾਲਤ ਵੇਖ ਕੇ, ਦੰਦ ਪੀਹ ਕੇ ਬਹੁਤ ਕ੍ਰੋਧ 


ਕੀਤਾ। ਸਾਰੇ _ਹੀ ਬਹੁਤ _ਅਸਤ੍ਰਾਂ _ਨੂੰ ਧਾਰਨ _ਕਰਨ ਵਾਲੇ ਸਨ, (ਫਿਰ) ਦਲ ਵਿਚ _ਬਹੁਤ 


ਸਾਰੇ _ਸ਼ਸਤੁ ਵੰਡ ਦਿੱਤੇ। ਉਨ੍ਹਾਂ ਨੇ ਆਪਸ ਵਿਚ _ਮਿਲ ਕੇ ਸਲਾਹ ਕੀਤੀ ਅਤੇ ਕ੍ਰੋਧ ਨਾਲ 
ਉਨ੍ਹਾਂ ਦੀਆਂ ਛਾਤੀਆਂ _ਸੜਨ _ਲਗ _ਗਈਆਂ। _(ਕਹਿਣ ਲਗੇ) ਜੋ ਲੜਦਾ ਹੋਇਆ ਮਰਦਾ 


ਹਨ ਯੁ 
ਤਾਂ ਹਥਿਆਰ ਸੁਟ ਕੇ ਘਰ ਨੂੰ ਜਾ। ਜੇ ਤੇਰੇ ਵਿਚ ਬਲ ਹੈ ਤਾਂ ਇਕ ਘੜੀ 
ਕੇ _ਸਾਡੀ _ਬਹਾਦਰੀ _ ਨੂੰ ਵੇਖ _ਲੈ।੧੨੭੫। 


੪੨੪ ਸੀ _ਦਸਮ-ਗ੍ਰੰਥ _ਸਾਹਿਬ 


& 


ਸੁਨਿ ਕੈ ਬਤੀਯਾ ਤਿਨ ਕੀ ਸਬ ਆਯੁਧ ਲੈ ਹਰਿ ਸਾਮੁਹੇ ਆਯੋ। 
ਸਾਹਿਬ ਸਿੰਘ ਕੋ ਸੀਸ ਕਟਿਯੋ ਸੁ ਸਦਾ ਸਿੰਘ ਮਾਰ ਕੈ ਭੂਮਿ ਗਿਰਾਯੋ। 
ਸੁੰਦਰ ਸਿੰਘ ਅਧੰਧਰ ਕੈ ਪੁਨਿ ਸਾਜਨ ਸਿੰਘ ਹਨ੍ਯੋ ਰਨ ਪਾਯੋ। 
ਕੇਸਨ ਤੇ ਗਹਿ ਕੈ ਸਬਲੇਸ ਧਰਾ ਪਟਕਿਯੋ ਇਮ ਜੁਧ ਮਚਾਯੋ। _੧੨੭੬। 


ਦੰਹਰਾ 
ਸਕਤਿ ਸਿੰਘ ਪੁਨਿ ਹਨ੍ਯੋ _ਰਨਿ ਸੈਨ ਸਿੰਘ ਹਤਿ ਦੀਨ। 
ਸਫਲ ਸਿੰਘ ਅਰਿ ਸਿੰਘ ਹਨਿ ਸਿੰਘ ਨਾਦ ਹਰਿ _ਕੀਨ। ੧੨੭੭। 
੭ਫਛ' _/ਨੱਘ ਲਾਝ 
੭ਵੀਲਾ 
ਸਵਛ _ਨਰੇਸ _ਕਹਿਯੋ ਹਰਿ ਸਿਉ ਅਪੁਨੇ ਬਲ ਕੋਪਿ ਅਯੋਧਨ ਮੈ। 
ਅਬ ਤੈ ਦਸ ਭੂਪ ਹਨੇ ਬਲਵੰਡ ਨ _ਰੰਚਕ ਤ੍ਰਾਸ ਕੀਯੋ ਮਨ ਮੈ। 
ਜਦੁਬੀਰ ਕੀ ਓਰ ਤੇ ਤੀਰ ਚਲੈ ਬਰਖਾ ਜਿਮ ਸਾਵਨ ਕੇ ਘਨ ਮੈ। 
ਸਰ ਪਉਨ ਕੇ ਜੋਰ ਲਗੇ ਨ ਟਰਿਓ ਗਿਰਿ ਜਿਉ ਥਿਰੁ ਠਾਢੋ ਰਹਿਯੋ ਰਨ ਮੈ। ੧੨੭੮। 


ਦੰਹਰਾ 
ਜਦੁ _ਬੰਸਨ ਸੋ ਅਤਿ ਲਰਿਯੋ ਜਿਉ ਬਾਸਵ ਸਿਉ ਜੰਭ। 
ਅਚਲ _ਰਹਿਯੋ ਤਿਹ ਠਉਰ ਨ੍ਰਿਪ ਜਿਉ ਰਨ ਮੈ ਰਨ ਖੰਭ। ੧੨੭੯। 


ਨਾਵਲਾਂ 
ਜਿਉ ਨ ਹਲੈ ਗਿਰਿ ਕੰਚਨ ਕੋ ਅਤਿ ਹਾਥਨ ਕੋ ਬਲ ਕੋਊ ਕਰੈ। 
ਅਰੁ ਜਿਉ ਧੂ ਲੋਕ ਚਲੈ ਨ ਕਹੂੰ ਸਿਵ ਮੂਰਤਿ ਜਿਉ ਕਬਹੂੰ ਨ ਚਰੈ। 
ਬਰ ਜਿਉ ਨ ਸਤੀ ਸਤਿ ਛਾਡਿ ਪਤਿਬ੍ਰਤਿ ਜਿਉ ਸਿਧ ਜੋਗ ਮੈ ਧ੍ਯਾਨ ਧਰੈ। 
ਤਿਮ ਸ੍ਯਾਮ ਚਮੂੰ ਮਧਿ ਸਵਛ ਨਰੇਸ ਹਠੀ ਰਨ ਤੇ ਨਹੀ ਨੈਕੁ ਟਰੈ। ੧੨੮0। 
ਕਾਭਤੁ 
ਫੇਰਿ ਤਿਨ ਕੋਪਿ ਕੈ ਅਯੋਧਨ ਮੈ ਸਯਾਮ ਕਹਿ 
ਬੀਰ ਬਹੁ ਮਾਰੇ ਸਵਛ ਸਿੰਘ ਮਹਾ ਬਲ ਸੈ। 
ਅਤਿ ਰਥੀ ਸਤਿ ਮਹਾ ਰਥੀ ਜੁਗ ਸਤਿ 
ਤਹਾ ਸਿੰਧੂਰ ਹਜਾਰ ਹਨੇ ਸ੍ਯਾਮ ਜੂ ਕੇ ਦਲ ਸੈ। 
ਘਨੇ ਬਾਜ ਮਾਰੇ ਰਨਿ ਪੈਦਲ ਸੰਘਾਰੇ 
ਭਈ ਰੁਧਰ ਰੰਗੀਨ ਭੂਮਿ ਲਹਰੈ _ਉਛਲ ਸੈ। 
ਘਾਇਲ ਗਿਰੇ ਸੁ ਮਾਨੋ ਮਹਾ ਮਤਵਾਰੇ ਹੂ ਕੈ 
ਸੋਏ ਰੂਮੀ ਤਰੈ ਲਾਲ ਡਾਰ ਕੈ ਅਤਲਸੈ। ੧੨੮੧। 


ਕ੍ਰਿਸਨਾਵਤਾਰ ੪੨੫ 

ਉਨ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਸਾਰੇ ਸ਼ਸਤ੍ਰ ਲੈ ਕੇ ਸ੍ਰੀ ਕ੍ਰਿਸ਼ਨ ਸਾਹਮਣੇ 

ਆ ਗਏ। _(ਰਣ-ਭੂਮੀ ਵਿਚ ਆਉਂਦਿਆਂ ਹੀ) ਸਾਹਿਬ _ਸਿੰਘ ਦਾ ਸਿਰ ਕਟ ਸੁਟਿਆ ਅਤੇ 
ਸਦਾ ਸਿੰਘ ਨੂੰ ਮਾਰ ਕੇ ਧਰਤੀ ਉਤੇ _ਡਿਗਾ ਦਿੱਤਾ। ਸੁੰਦਰ ਸਿੰਘ ਅੱਧੋ-ਔਧ _(ਕਰ ਕੇ) 
ਧਰਤੀ (ਉਤੇ ਸੁਟ ਦਿੱਤਾ) ਅਤੇ ਫਿਰ ਸਾਜਨ _ਸਿੰਘ ਨਾਲ ਯੁੱਧ _ਕਰ _ਕੇ ਮਾਰ ਦਿੱਤਾ। 
ਸਬਲ ਸਿੰਘ ਨੂੰ ਕੇਸਾਂ ਤੋਂ ਪਕੜ _ਕੇ ਧਰਤੀ ਉਤੇ ਪਟਕ ਦਿੱਤਾ; ਇਸ ਤਰ੍ਹਾਂ (ਕ੍ਰਿਸ਼ਨ ਨੇ) 


ਯੁੱਧ ਮਚਾਇਆ।੧੨੭੬। 
ਦੰਹਰਾ 
ਫਿਰ _ਸਕਤਿ ਸਿੰਘ ਨੂੰ ਮਾਰਿਆ ਅਤੇ ਸੈਨ _ਸਿੰਘ ਨੂੰ ਰਣ ਵਿਚ _ਮਾਰ _ਦਿੱਤਾ। 
ਨ ਕੇ ਕ੍ਰਿਸ਼ਨ ਨੇ ਸਿੰਘ ਨਾਦ _ਕੀਤਾ।੧੨੭੭। 


ਫਛ'_/#&ਘ' ਨੰ /ਕੈਹਾ-- 
੭ਵੀਯ” 
ਰਣ-ਭੂਮੀ ਵਿਚ ਸੂਛ ਸਿੰਘ ਨੇ ਆਪਣੇ ਬਲ ਦਾ ਕ੍ਰੋਧ ਕਰ ਕੇ ਕ੍ਰਿਸ਼ਨ ਨੂੰ ਕਿਹਾ- 
ਹੁਣੇ ਹੀ ਤੂੰ ਦਸ ਬਲਵਾਨ ਰਾਜੇ _ਮਾਰ _ਦਿੱਤੇ ਹਨ ਅਤੇ ਵਿਚ ਜ਼ਰਾ ਜਿੰਨਾ _ਡਰ 
ਚਲੇ _ਹਨ ਜਿਵੇਂ ਸਾਵਣ 


ਮਨ 
ਵੀ ਨਹੀਂ ਮੰਨਿਆ ਹੈ। (ਉਸ ਵੇਲੇ) ਕ੍ਰਿਸ਼ਨ ਵਲੋਂ (ਇੰਜ) ਤੀਰ 
ਦੇ ਬਦਲ ਵਿਚੋਂ ਬਰਖਾ ਹੁੰਦੀ ਹੈ। _ਉਹ _(ਸੂਛ ਸਿੰਘ) ਤੀਰ ਰੂਪ 
ਨਾਲ _ਟਲਿਆ ਨਹੀਂ, _ਪਰਬਤ _ਦੇ ਸਮਾਨ _ਰਣ-ਭੂਮੀ _ਵਿਚ _ ਸਥਿਰ _ਖੜੋਤਾ _ਹੈ।੧੨੭੮। 
ਦੰਹਰਾ 

(ਉਸ ਨੇ) ਯਾਦਵ ਸੂਰਮਿਆਂ _ਨਾਲ _ਬਹੁਤ _ਯੁੱਧ _ਕੀਤਾ _ਜਿਵੇਂ ਇੰਦਰ _ਨਾਲ 
(ਨੇ ਯੁੱਧ _ਕੀਤਾ _ਸੀ)। _ਰਾਜਾ _ਉਸ ਜਗ੍ਹਾ _ਉਤੇ _ਅਚਲ _ਖੜੋਤਾ ਰਿਹਾ, ਜਿਵੇਂ ਰਣ 
“ਰਣਖੰਭਾ” _(ਗਡਿਆ ਹੋਇਆ ਹੁੰਦਾ ਹੈ)।੧੨੭੯। 


ਨਾਵੰਯਾ 


(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਉਸ ਸੂਛ ਸਿੰਘ ਨੇ ਕ੍ਰੋਧ ਕਰ ਕੇ ਬਹੁਤ ਬਲ 
ਨਾਲ ਯੁੱਧ-ਭੂਮੀ ਵਿਚ ਬਹੁਤ ਸਾਰੇ ਸੂਰਮੇ ਮਾਰ ਦਿੱਤੇ। ਇਕ ਸੌ ਅਤਿ-ਰਥੀ, ਦੋ ਸੌ ਮਹਾ 
ਰਥੀ ਅਤੇ _ਇਕ ਹਜ਼ਾਰ _ਹਾਥੀ ਉਥੇ ਕ੍ਰਿਸ਼ਨ ਦੀ ਸੈਨਾ ਵਿਚੋਂ ਮਾਰ ਦਿੱਤੇ। ਰਣ ਵਿਚ 
ਬਹੁਤ _ਸਾਰੇ ਘੋੜੇ _ਮਾਰ ਦਿੱਤੇ ਅਤੇ ਪੈਦਲ (ਦਲ) _ਵੀ ਮਾਰ ਦਿੱਤੇ। ਧਰਤੀ ਲਹੂ _ਨਾਲ 
ਲਾਲ ਹੋ ਗਈ ਅਤੇ _ਲਹੂ _ਦੀਆਂ ਲਹਿਰਾਂ _ਉਛਲ _ਰਹੀਆਂ _ਹਨ। _ਘਾਇਲ _ਡਿਗੇ _ਹੋਏ 
ਹਨ, ਮਾਨੋ ਨਸ਼ੇ ਵਿਚ ਬਹੁਤ _ਮਸਤ ਹੋ ਕੇ ਰੂਮੀ ਲੋਕ _ਲਾਲ _ਅਤਸਲਾਂ ਵਿਛਾ ਕੇ ਸੁਤੇ 


੪੨੬ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਬਹੁਤ ਸੈਨ ਹਨਿ ਜਾਦਵੀ ਬਢਿਯੋ ਗਰਬ _ਅਪਾਰ। 
ਮਾਨੁ _ਉਤਾਰਿਯੋ ਕ੍ਰਿਸਨ ਪੁਤਿ _ਬੋਲਿਓ ਕੋਪ _ਹਕਾਰਿ। ੧੨੮੨। 
ਕਹਾ ਭਯੋ ਜੋ ਭੂਪ ਦਸ ਮਾਰੇ ਸ੍ਯਾਮ ਰਿਸਾਇ। 
ਜਿਉ ਮ੍ਰਿਗ ਬਨ ਤਿਨ ਭਛ ਕਰ ਲਰੇ ਨ ਹਰਿ ਸਮੁਹਾਇ। ੧੨੮੩। 


ਰਿਪੁ ਕੇ ਬਚਨ ਸੁਨੰਤ ਹੀ ਬੋਲੇ ਹਰਿ ਮੁਸਕਾਇ। 
ਸਵਛ ਸਿੰਘ ਤੁਅ ਮਾਰਿ ਹੋ ਸ੍ਯਾਰ ਸਿੰਘ ਕੀ ਨਯਾਇ। _੧੨੮੪। 
ਹਾਵੀਯਾਂ 
ਸਿੰਘ ਨਿਹਾਰ ਕੈ ਜਿਉ ਸਰਦੂਲ ਘਨੋ ਬਲ ਕੈ ਰਿਸ ਸਾਥਿ ਤਚਾਯੋ। 
ਜਿਉ ਗਜਰਾਜ _ਲਖਿਯੋ ਬਨ ਮੈ _ਮ੍ਰਿਗਿਰਾਜ ਮਨੋ ਅਤਿ ਕੋਪ _ਬਢਾਯੋ। 
ਜਿਉ ਚਿਤਵਾ ਮ੍ਰਿਗ ਪੇਖ ਕੈ ਦਉਰਤ ਸਵਛ ਨਰੇਸ ਪੈ ਤਿਉ ਹਰਿ ਧਾਯੋ। 
ਪਉਨ ਕੇ ਗਉਨ ਤੇ ਆਗੇ ਚਲਿਯੋ ਹਰਿ ਕੋ ਰਥੁ ਦਾਰੁਕ ਐਸੇ ਧਵਾਯੋ। ੧੨੮੫। 


ਉਤ ਤੇ ਨ੍ਰਿਪ ਸਵਛ ਭਯੋ ਸਮੁਹੇ ਇਤ ਤੇ ਸੁ ਚਲਿਯੋ ਰਿਸ ਕੈ ਬਲ ਭਈਜਯਾ। 
ਬਾਨ _ਕਮਾਨ ਕ੍ਰਿਪਾਨ ਲਰੇ ਦੋਊ ਆਪਸਿ ਮੈ ਬਰ ਜੁਧੁ ਕਰਈਯਾ। 

ਮਾਰ ਹੀ ਮਾਰ ਪੁਕਾਰਿ ਅਰੇ ਨ ਟਰੇ ਰਨ ਤੇ ਅਤਿ ਧੀਰ ਧਰਈਯਾ। 

ਸ੍ਯਾਮ ਤੇ ਰਾਮ ਤੇ ਜਾਦਵ ਤੇ ਨ ਡਰਿਯੋ ਸੁ ਲਰਿਯੋ ਬਰ ਬੀਰ ਲਰਈਯਾ। ੧੨੮੬। 


ਦੰਹਰ” 
ਅਧਿਕ ਜੁਧੁ ਜਬ ਤਿਨ ਕੀਯੋ ਤਬ ਬ੍ਰਿਜ ਪਤਿ ਕਾ ਕੀਨ। 
ਖੜਗ ਧਾਰਿ ਸਿਰ ਸਤ੍ਰ ਕੋ ਮਾਰਿ ਜੁਦਾ ਕਰਿ ਦੀਨ। ੧੨੮੭। 
ਸਵਛ ਸਿੰਘ ਜਬ _ਮਾਰਿਯੋ ਸਮਰ ਸਿੰਘ ਕੀਓ ਕੋਪ। 
ਨਹ _ਭਾਜਿਯੋ _ਲਖਿ ਸਮਰ ਕੋ _ਰਹਿਯੋ ਸੁ ਦਿੜ ਪਗੂ ਰੋਪਿ। ੧੨੮੮। 
ਹਾਵੀਯ” 
ਰੋਸ ਕ ਬੀਰ ਬਲੀ ਅਸਿ ਲੈ ਅਤਿ ਹੀ ਭਟ ਸ੍ਰੀ ਜਦੁਬੀਰ ਕੇ ਮਾਰੇ। 
ਅਉਰ ਕਿਤੇ ਗਿਰੇ ਘਾਇਲ ਹ੍ਹੈ ਕਿਤਨੇ ਰਨ ਭੂਮਿ ਨਿਹਾਰਿ ਪਧਾਰੇ। 
ਸ੍ਯਾਮ ਜੂ ਧੈ ਇਹ ਭਾਤਿ ਕਹਿਯੋ _ਸਮਰੇਸ ਬਲੀ ਤਿਹ ਤੇ ਹਮ ਹਾਰੇ। 
ਕਾਸੀ ਮੈ ਜਿਉ ਕਲਵਤ੍ਰ ਵਹੈ ਤਿਮ ਬੀਰਨ ਚੀਰ ਕੇ ਦੈ ਕਰਿ ਡਾਰੇ। ੧੨੮੯। 


ਕ੍ਰਿਸਨਾਵਤਾਰ ੪੨੭ 


ਦੰਹਰਾ 
ਬਹੁਤ _ਸਾਰੀ _ਯਾਦਵੀ _ਸੈਨਾ _ਮਾਰਨ _ ਉਪਰੰਤ _ (ਰਾਜੇ _ਦਾ) ਹੰਕਾਰ ਅਪਾਰ _ਵਧ 
ਗਿਆ। ਕ੍ਰਿਸ਼ਨ ਪ੍ਰਤਿ ਆਪਣਾ _ ਅਭਿਮਾਨ _ਉਤਾਰਦਿਆਂ ਕ੍ਰੋਧ _ਨਾਲ _ਕਹਿਣ _ਲਗਾ।੧੨੮੨। 
ਹੇ ਕ੍ਰਿਸ਼ਨ! ਕੀ ਹੋਇਆ, ਜੇ ਤੂੰ ਕ੍ਰੋਧ ਕਰ ਕੇ ਦਸ ਰਾਜੇ ਮਾਰ ਦਿੱਤੇ ਹਨ। ਜਿਵੇਂ 


ਹਿਰਨ ਬਨ ਵਿਚ ਕੱਖ ਖਾ ਕੇ ਸ਼ੇਰ ਦੇ ਸਾਹਮਣੇ ਹੋ ਕੇ ਲੜ ਨਹੀਂ ਸਕਦਾ (ਇਵੇਂ ਹੀ 
ਤੇਰੀ ਸਥਿਤੀ _ਹੈ)।੧੨੮੩। 


ਹੋ ਕੇ ਚਲਿਆ। ਬਾਣ, ਕਮਾਨ, ਕ੍ਰਿਪਾਨ (ਆਦਿਕ ਸ਼ਸਤੁ _ਲੈ ਕੇ) ਦੋਵੇਂ ਆਪਸ ਵਿਚ ਲੜ 
ਰਹੇ _ਹਨ ਅਤੇ ਬਹੁਤ _ਭਾਰਾ ਯੁੱਧ _ਕੀਤਾ ਹੈ। ਮਾਰ ਲੌ, ਮਾਰ ਲੌ” ਪੁਕਾਰਦੇ ਹੋਏ ਅੜੇ 
ਖੜੋਤੇ ਹਨ ਅਤੇ _ਰਣ-ਭੂਮੀ ਵਿਚ _ਭਜਦੇ ਨਹੀਂ ਹਨ, _ਬਹੁਤ ਧੀਰਜ _ਧਰ ਰਹੇ _ਹਨ। (ਸਹ 
ਸਿੰਘ) ਨ ਕ੍ਰਿਸ਼ਨ ਪਾਸੋਂ, ਨ _ਬਲਰਾਮ ਪਾਸੋਂ _ਅਤੇ ਨ ਯਾਦਵ (ਸੈਨਾ) ਕੋਲੋਂ ਡਰਿਆ ਹੈ, 
ਉਹ _ ਬਹੁਤ _ਤਕੜਾ _ਯੋਧਾ ਚੰਗੀ _ਤਰ੍ਹਾਂ _ਲੜ ਰਿਹਾ _ਹੈ।੧੨੮੬। 


ਦੰਹਰਾ 

ਜਦੋਂ ਉਹ ਬਹੁਤ ਯੁੱਧ _ਕਰ ਚੁਕੇ, ਤਦੋਂ ਕ੍ਰਿਸ਼ਨ ਨੇ _ਕੀਹ ਕੀਤਾ? ਖੜਗ _ਦੀ _ਧਾਰ 
ਨਾਲ _ ਵੈਰੀ _ਦਾ _ ਸਿਰ _ਵਖ _ ਕਰ _ਦਿੱਤਾ।੧੨੮੭। 

ਸੂਛ ਸਿੰਘ ਜਦ _ਮਾਰਿਆ ਗਿਆ, _ਤਦ ਸਮਰ _ਸਿੰਘ ਨੇ ਗੁੱਸਾ _ਕੀਤਾ। ਯੁੱਧ _ਨੂੰ 
ਵੇਖ _ਕੇ _ਡਰਿਆ ਨਹੀਂ, ਦ੍ਰਿੜ੍ਹਤਾ _ਨਾਲ _ਧੈਰ _ਗਡ _ਕੇ _(ਖੜੋਤਾ) _ਰਿਹਾ।੧੨੮੮। 
੭ਾਵੀਯਾ 

ਬਲਵਾਨ ਸੂਰਮੇ _(ਸਮਰ _ਸਿੰਘ) ਨੇ ਜਦੋਂ ਕ੍ਰੋਧ ਕਰ ਕੇ ਅਤੇ ਹੱਥ _ਵਿਚ ਤਲਵਾਰ 
ਲੈ ਕੇ ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ _ਸੂਰਵੀਰ ਮਾਰ ਦਿੱਤੇ। ਹੋਰ ਕਿਤਨੇ ਹੀ ਘਾਇਲ ਹੋ 
ਕੇ ਡਿਗ ਪਏ ਅਤੇ ਕਿਤਨੇ ਹੀ _ਰਣ-ਭੂਮੀ ਵਿਚੋਂ ਹਾਰ ਕੇ ਨਸ ਗਏ। (ਉਨ੍ਹਾਂ ਨੇ) ਕ੍ਰਿਸ਼ਨ 
ਜੀ ਕੋਲ ਜਾ ਕੇ ਇਸ ਤਰ੍ਹਾਂ ਕਿਹਾ ਕਿ ਅਸੀਂ ਸਮਰ ਸਿੰਘ ਕੋਲੋਂ ਹਾਰ ਗਏ ਹਾਂ। ਕਾਸੀ 
ਵਿਚ ਜਿਵੇਂ ਆਰਾ _ਚਲਦਾ ਹੈ, _ਉਸ ਤਰ੍ਹਾਂ (ਸਮਰ ਸਿੰਘ ਦਾ ਖੜਗ ਚਲਦਾ ਹੈ), (ਉਸ 
ਨੇ) ਸੂਰਮਿਆਂ ਨੂੰ ਚੀਰ ਕੇ ਦੋ ਦੋ ਟੋਟੇ ਕਰ ਸੁਟਿਆ ਹੈ।੧੨੮੯। 


੪੨੮ 


ਸੀ _ਦਸਮ-ਗ੍ਰੰਥ _ਸਾਹਿਬ 


ਬੋਲਿ ਕਹਿਯੋ ਹਰਿ ਜੂ ਦਲ ਮੈ ਭਟ ਹੈ ਕੋਊ ਜੋ ਅਰਿ ਸੰਗ ਲਰੈ। 
ਉਹ ਕੋ ਬਹੁ ਅਸਤ ਸਹੈ ਤਨ ਮੈ ਅਪਨੇ ਉਹਿ ਊਪਰ ਸਸਤ੍ ਕਰੈ। 
ਨਿਜ ਪਾਨ ਮੈ ਪਾਨ ਧਰੇ ਘਨ ਸ੍ਯਾਮ ਸੁ ਕੋਇ ਨ ਬੀਰਨ ਲਾਜ ਧਰੈ। 
ਰਨ ਮੈ ਜਸ ਕੋ ਸੋਊ ਟੀਕੋ ਲਹੈ ਸਮਰੇਸ ਕੇ ਜੁਧ ਤੇ ਨਾਹਿ ਟਰੈ। ੧੨੯0। 
ਦੰਹਰਾ 
ਬਹੁਤੁ ਜੁਧੁ _ਸੁਭਟਨਿ _ਕਰਿਯੋ ਕਹਾ _ਕਰੈ _ਬਲਵਾਨ। 
ਆਹਵ ਸਿੰਘ ਬਲੀ _ਹੁਤੋ ਮਾਗ _ਲੀਏ ਤਿਹ _ਪਾਨ। _੧੨੯੧। 
ਕਾਂਲਯੋਂ ਲਾਲ 
ਦੰਹਰਾ 
ਜਿਲ ਜਿਗ ਜਿਮ ਧੀ ਰੀ ਚਲ 
ਯਹ ਉਤਰ ਹੈ ਤਾਹਿ ਕੋ ਕਉਤੁਕ ਦੇਖਨ _ਕਾਜ। _੧੨੯੨। 
ਸ਼ਵੰਯਾ 
ਆਹਵ ਸਿੰਘ ਬਲੀ ਹਰਿ ਕੋ ਭਟ ਸੋ ਤਿਹ ਉਪਰ ਕੋਪ ਕੈ ਧਾਯੋ। 
ਸੰਘਰ ਸਿੰਘ ਹਠੀ ਹਠਿ ਸਿਉ ਨ ਹਟਿਯੋ ਸੁ ਤਹਾ ਅਤਿ ਜੁਧੁ ਮਚਾਯੋ। 
ਆਹਵ ਸਿੰਘ ਕੋ ਸੰਘਰ ਸਿੰਘ ਮਹਾ ਅਸਿ ਲੈ ਸਿਰ ਕਾਟਿ ਗਿਰਾਯੋ। 
ਐਸੇ ਪਰਿਯੋ ਧਰਿ ਪੈ ਧਰ ਮਾਨਹੁ ਬਜੂ _ਪਰਿਯੋ _ਭੂਅ ਕੰਪੁ _ਜਨਾਯੋ। ੧੨੯੩। 
ਕਾ/ਝਤੁ 
ਭੂਪ _ਅਨਰੁਧ ਸਿੰਘ ਠਾਢੋ_ਹੁਤੋ ਸ੍ਯਾਮ ਤੀਰ 
ਹਰਿ ਜੂ ਬਿਲੋਕ ਕੈ ਨਿਕਟਿ ਬੋਲਿ ਲਯੋ ਹੈ। 
ਕੀਨੋ ਸਨਮਾਨ ਘਨ _ਸ੍ਯਾਮ _ਕਹਿਯੋ ਜਾਹੁ ਤੁਮ 
ਰਥਹਿ ਧਵਾਇ _ਚਲਿਯੋ ਰਨ ਮਾਝ ਗਯੋ _ਹੈ। 
ਤੀਰ _ਤਰਵਾਰਨ ਕੋ _ਸੈਥੀ ਜਮਦਾਰਨ ਕੋ 
ਮਰੀ ਵਦੀ ਤਿਹ ਨਵ -ਹਹ ਪੰਰ 'ਵਗ 
ਜੈਸੇ ਸਿੰਘ ਮਿਗਿ ਕੋ _ਸਿਚਾਨੋ ਜੈਸੇ ਚਿਰੀਆ ਕੋ 
ਤੈਸੇ ਹਰਿ ਬੀਰ ਕੋ ਸਮਰ ਸਿੰਘ ਹਯੋ_ਹੈ। ੧੨੯੪। 
ਜੈਸੇ ਕੋਊ ਅਉਖਦਿ ਕੇ ਬਲ ਕਬਿ ਸ੍ਯਾਮ ਕਹੈ 
ਦੂਰ ਕਰੇ ਸਤਿ ਬੈਦ ਰੋਗ ਸੈਨਿਪਾਤ ਕੋ। 
ਜੈਸੇ ਕੋਊ ਸੁਕਬਿ ਕੁਕਬਿ ਕੇ ਕਬਿਤ ਸੁਨਿ 
ਸਭਾ ਬੀਚ ਦੂਖਿ ਕਰਿ ਮਾਨਤ ਨ ਬਾਤ ਕੋ। 
ਜੈਸੇ ਸਿੰਘ ਨਾਗ ਕੋ _ਹਨਤ ਜਲ ਆਗ ਕੋ 
ਅਮਲ ਸੁਰ ਰਾਗ ਕੋ _ਸਚਿੰਤ ਨਰ ਗਾਤ ਕੋ। 
ਤੈਸੇ ਤਤਕਾਲ ਹਰਿ ਬੀਰ ਮਾਰ _ਡਾਰਿਯੋ 
ਜੈਸੇ ਲੋਭ ਹੂੰ ਤੇ ਮਹਾ ਗੁਨਿ ਨਾਸੈ ਤਮ ਪ੍ਰਾਤ ਕੋ। ੧੨੯੫। 


ਕ੍ਰਿਸਨਾਵਤਾਰ ੪੨੯ 

ਕ੍ਰਿਸ਼ਨ ਜੀ ਨੇ ਵੰਗਾਰ ਕੇ ਕਿਹਾ ਕਿ ਸੈਨਾ ਵਿਚ ਕੋਈ ਸੂਰਮਾ ਹੈ ਜੋ ਵੈਰੀ ਨਾਲ 
ਲੜੇ। ਉਸ ਦੇ ਬਹੁਤ ਅਸਤ (ਆਪਣੇ) ਤਨ ਉਤੇ ਸਹਾਰੇ ਅਤੇ _ਉਸ _ਉਤੇ _ਆਪਣੇ _ਸ਼ਸਤ੍ਹਾਂ 
ਦਾ ਵਾਰ _ਕਰੇ। ਆਪਣੇ ਹੱਥ _ਵਿਚ _ਪਾਨ (ਦਾ _ਬੀੜਾ _ਲਏ _ਖੜੋਤੇ) ਕ੍ਰਿਸ਼ਨ (ਸੋਚ _ਰਹੇ 
ਹਨ ਕਿ) ਇਨ੍ਹਾਂ ਵਿਚ ਕੋਈ ਵੀ ਸੂਰਮਾ ਲਾਜ ਪਾਲਣ _ਵਾਲਾ _ਨਹੀਂ_ਹੈ। _ਰਣ-ਭੂਮੀ ਵਿਚ 
ਯਸ਼ ਦਾ ਟਿਕਾ ਓਹੀ ਲਵੇਗਾ _ਜੋ ਸਮਰ _ਸਿੰਘ ਨਾਲ ਯੁੱਧ _ਕਰਨੋ ਨਹੀਂ _ਟਲੇਗਾ।੧੨੯॥0। 


ਬਹੁਤ _ਬਲਵਾਨ ਯੋਧਿਆਂ ਨੇ _(ਬਹੁਤ) ਯੁੱਧ ਕੀਤਾ ਸੀ, ਪਰ ਉਹ ਕਰਦੇ ਵੀ ਕੀ। 
(ਆਖਿਰ ਇਕ) ਆਹਵ ਸਿੰਘ (ਨਾਂ ਵਾਲਾ) ਯੋਧਾ ਸੀ, ਉਸ ਨੇ (ਕ੍ਰਿਸ਼ਨ ਤੋਂ) ਪਾਨ (ਦਾ 
ਬੀੜਾ) ਮੰਗ ਦਿਆ।੧੨੯੧। 
ਕਵੀ ਨੰ _,/ਨੈਹਾ-- 


ਇਥੇ ਕੋਈ ਸੁਆਲ ਕਰੇ ਕਿ ਕ੍ਰਿਸ਼ਨ (ਉਸ ਨਾਲ ਆਪ) ਕਿਉਂ ਨਹੀਂ ਲੜਦੇ। ਉਨ੍ਹਾਂ 


=ਹ 


ਨੂੰ ਇਹ ਉੱਤਰ ਹੈ ਕਿ (ਯੁੱਧ ਦਾ) ਕੌਤਕ ਵੇਖਣ ਲਈ (ਆਪ ਨਹੀਂ ਲੜ _ਰਹੇ)।੧੨੯੨। 


ਨਾਵੰਯਾ 


ਨੂੰ) ਵੇਖ `ਕੇ ਕੋਲ ਬੁਲਾ _ਲਿਆ। ਪਹਿਲਾਂ ਦਾ 
ਕਿਹਾ--'ਤੂੰ (ਜੰਗ ਕਰਨ ਲਈ) _ਜਾ”। ਅਤੇ ਉਹ ਰਥ 
੭ " ਨੂ 


(ਮਾਰ ਲੈਂਦਾ ਹੈ), `ਉਸੇ ਤਰ੍ਹਾਂ ਸਮਰ ਸਿੰਘ ਨੇ ਕ੍ਰਿਸ਼ਨ ਦੇ ਸੂਰਮੇ ਨੂੰ ਦਿੱਤਾ।੧੨੯੪। 


ਕਵੀ 'ਿੰਮੀਮ .ਕਹਿੰਟੇ 'ਹਨ, ਜਿ .ਜੋਈ ਜਿਅਣਾਂ 'ਵੋਦ; 'ਔਜ਼ਰੀ 'ਦੇ. “ਬਲ ਤੇ 
ਸੰਨਪਾਤ _(ਸਿਰਸਾਮ) ਦੇ ਰੋਗ ਨੂੰ ਦੂਰ _ਕਰ _ਦਿੰਦਾ ਹੈ। ਜਿਵੇਂ ਕੋਈ ਚੰਗਾ ਕਵੀ, _ਅਨਾੜੀ 


ਕਵੀ ਦੀ ਕਵਿਤਾ ਸੁਣ ਕੇ ਸਭਾ ਵਿਚ ਦੁਖ ਅਨੁਭਵ ਕਰਦਾ ਹੋਇਆ ਉਸ ਦੀ ਗੱਲ 
ਨੂੰ ਨਹੀਂ ਮੰਨਦਾ। ਜਿਵੇਂ ਸ਼ੇਰ ਹਾਥੀ ਨੂੰ, ਜਲ _ਔਂਗ ਨੂੰ, ਖਟਾਸ ਰਾਗ ਦੀ ਸੁਰ ਨੂੰ ਅਤੇ 


ਚਿੰਤਾ ਮਨੁੱਖ _ਦੇ ਸ਼ਰੀਰ ਨੂੰ ਨਸ਼ਟ _ਕਰਦੀ _ਹੈ। _ਉਸੇ ਤਰ੍ਹਾਂ ਤੁਰਤ ਕ੍ਰਿਸ਼ਨ ਦੇ ਸੂਰਮਿਆਂ 


੮0 02੧੨ 


।੧੨੯੫ਪ। 


੪੨0 


ਸੀ _ਦਸਮ-ਗ੍ਰੰਥ _ਸਾਹਿਬ 


ਬਲ ਸਿੰਘ ਕੋਪ ਕਰਿ ਅਰਿ ਸਮੁਹੇ ਭਏ। 

ਸਮਰ ਕੇ ਬੀਚ ਜਹਾ ਠਾਢੋਂ ਹੈ ਸਮਰ ਸਿੰਘ 

ਤਾਹੀ ਕੋ ਨਿਹਾਰਿ ਰੂਪ ਪਾਵਕ ਸੇ ਹ੍ਰੈ _ਗਏ। 

ਆਯੁਧ _ਸੰਭਾਰਿ ਲੀਨੇ ਜੁਧ ਮੈ ਸਬੈ ਪੁਬੀਨੇ 

ਸ੍ਯਾਮ ਜੂ ਕੇ ਬੀਰ ਚਾਰੋਂ ਓਰ ਹੂੰ ਤੇ ਆ ਖਏ। 
ਤਾਹੀ ਸਮੇ ਬਲਵਾਨ ਤਾਨ ਕੇ ਕਮਾਨ ਬਾਨ 
ਚਾਰੋ_ਨ੍ਰਿਪ ਹਰਿ ਜੂ ਕੇ ਮਾਰਿ ਛਿਨ ਮੈ ਲਏ। ੧੨੯੬। 


ਕਾਨ ਲੇ ਕਾਲ 


ਮਾਵੀੰਯਾ 
ਜਬ ਚਾਰੋਂ ਈ ਬੀਰ ਹਨੇ ਰਨ ਮੈ ਤਬ ਅਉਰਨ ਸਿਉ ਹਰਿ ਯੌ ਉਚਰੈ। 
ਅਬ ਕੋ ਭਟ ਹੈ ਹਮਰੇ ਦਲ ਮੈ ਇਹ ਸਾਮੁਹੇ ਜਾਇ ਕੈ ਜੁਧ ਕਰੈ। 
ਅਤਿ ਹੀ ਬਲਵਾਨ ਸੋ ਧਾਇ ਕੈ ਜਾਇ ਕੈ ਘਾਇ ਕਰੈ ਸੁ ਲਰੈ ਨ ਡੁਰੈ। 
ਸਬ ਸਿਉ ਇਮ ਸ੍ਯਾਮ ਪੁਕਾਰਿ ਕਹਿਯੋ ਕੋਊ ਹੈ ਅਰਿ ਕੋ ਬਿਨੁ ਪ੍ਰਾਨ ਕਰੈ। ੧੨੯੭ 
ਰਾਛਸ ਹੋ ਇਕ ਸ੍ਯਾਮ ਕੀ ਓਰ ਸੋਊ ਚਲ ਕੈ ਅਰਿ ਓਰ ਪਧਾਰਿਯੋ। 
ਕੁਹੋਰ ਧੁਜਾ ਤਿਹ ਨਾਮ ਕਹੈ ਜਗ ਸੋ ਤਿਹ ਸੋ ਇਹ ਭਾਤਿ ਉਚਾਰਿਯੋ। 
ਮਾਰਤ ਹੋ ਰੇ ਸੰਭਾਰੁ ਅਬੈ ਕਰਿ ਯਾ _ਬਤੀਯਾ ਧਨੁ _ਬਾਨ ਸੈਭਾਰਿਯੋ। 
ਤਾ ਸਮਰੇਸ ਕੋ ਬਾਨ _ਹਨਿਯੋ ਰਹਿਯੋ ਠਉਰ ਮਨੋ ਕਈ ਦਿਵਸ ਕੋ _ਮਾਰਿਯੋ। ੧੨੯੮। 
ਦੰਹਰ” 
ਕ੍ਰਰਰ ਧੁਜਾ ਰਨ ਮੈ ਹਨ੍ਯੋ ਸਮਰ ਸਿੰਘ ਕੋ_ਕੋਪਿ। 
ਸਕਤਿ ਸਿੰਘ ਕੇ ਬਧਨ ਕੋ ਬਹੁਰ ਰਹਿਓ ਪਗੁ ਰੋਪਿ। ੧੨੯੯। 


ਰੂਰਲ ਛਾਲ 


ਬਹੁਰੋ ਪੁਕਾਰਿ ਦੈਤ ਕਹਿਯੋ ਹੈ ਨਿਹਾਰਿ ਨ੍ਰਿਪ 

ਤੋ ਮੈ ਕੋਊ ਘਰੀ ਪਲ ਜੀਵਨ ਰਹਤ ਹੈ। ੧੩00। 
ਦੰਹਰਾ 

ਸਕਤਿ ਸਿੰਘ ਸੁਨਿ _ਅਰਿ ਸਬਦਿ ਬੋਲਿਯੋ ਕੋਪੁ _ਬਢਾਇ। 

ਜਾਨਤ ਹੋ ਘਨ ਕਰਾਰ ਕੋ _ਗਰਜਤ _ਬਰਸਿ ਨ ਆਇ। _੧੩0੧। 


ਕ੍ਰਿਸਨਾਵਤਾਰ ੪੩੧ 

ਬੀਰਭਦੂ _ਸਿੰਘ, ਬਲਦੇਵ ਸਿੰਘ, _ਬੀਰ ਸਿੰਘ ਅਤੇ _ਬਲ ਸਿੰਘ ਕ੍ਰੋਧ ਕਰ ਕੇ ਵੈਰੀ 

ਦੇ ਸਾਹਮਣੇ ਹੋ __ਗਏ। _ਯੁੱਧ-ਭੂਮੀ _ਵਿਚ _ਜਿਥੇ _ਸਮਰ _ਸਿੰਘ _ਖੜੋਤਾ ਸੀ, _ਉਸ ਨੂੰ ਵੇਖ 
ਕੇ (ਚਾਰੇ) ਅਗ ਰੂਪ ਹੋ __ਗਏ। _ਉਹ ਸਾਰੇ _ ਯੁੱਧ ਵਿਚ _ਪੂਬੀਨ _ਸਨ, (ਉਨ੍ਹਾਂ _ਨੇ) ਸ਼ਸਤ੍ਰ 


ਸੰਭਾਲ ਲਏ ਅਤੇ ਕ੍ਰਿਸ਼ਨ ਦੇ ਸਾਰੇ ਸੂਰਮੇ ਚੌਹਾਂ ਪਾਸਿਆਂ ਤੋਂ _ਆ ਪਏ। ਉਸੇ ਵੇਲੇ ਬਲਵਾਨ 


(ਸਮਰ ਸਿੰਘ) ਨੇ ਧਨੁਸ਼ ਵਿਚ ਬਾਣ ਨੂੰ ਕਸ ਲਿਆ ਅਤੇ ਕ੍ਰਿਸ਼ਨ ਜੀ ਦੇ ਚੌਹਾਂ ਸੂਰਮਿਆਂ 
ਨੂੰ ਛਿਣ ਵਿਚ ਮਾਰ _ਦਿੱਤਾ।੧੨੯੬। 


ਕਾਨੂ ਲੀਨੇ /ਨੈਠਾ-- 
ਮਾਵੀਲ” 
ਜਦੋਂ ਚਾਰੇ ਸੂਰਮੇ ਰਣ ਵਿਚ ਮਾਰੇ ਗਏ, _ਤਦ ਕ੍ਰਿਸ਼ਨ ਹੋਰਨਾਂ ਸੂਰਮਿਆਂ ਨੂੰ ਇਸ 
ਤਰ੍ਹਾਂ _ਸੈਬੋਧਿਤ ਹੋਣ _ਲਗੇ--ਸਾਡੀ ਸੈਨਾ _ਵਿਚ _ਹੁਣ ਕਿਹੜਾ _ਸੂਰਮਾ ਹੈ (ਜੋ) ਇਸ ਦੇ 
ਸਾਹਮਣੇ ਜਾ ਕੇ ਯੁੱਧ _ਕਰੇ। ਜੋ ਬਹੁਤ ਹੀ ਵੱਡਾ ਬਲਵਾਨ ਹੈ, ਉਹ ਭਜ ਕੇ ਜਾਏ, (ਵੈਰੀ 
ਉਤੇ) ਵਾਰ ਕਰੇ ਅਤੇ (ਖ਼ੂਬ) ਲੜੇ, (ਬਿਲਕੁਲ) ਨ ਡਰੇ। ਕ੍ਰਿਸ਼ਨ ਨੇ ਸਭ ਨੂੰ ਇਸ ਤਰ੍ਹਾਂ 
ਪੁਕਾਰ _ਕੇ _ਕਿਹਾ--ਹੈ ਕੋਈ ਜੋ ਵੈਰੀ ਨੂੰ ਪ੍ਰਾਣਾਂ ਤੋਂ ਬਿਨਾ _ਕਰ _ਦੇਵੇ।੧੨੯੭। 
ਕ੍ਰਿਸ਼ਨ ਦੀ ਸੈਨਾ ਵਿਚ ਇਕ ਰਾਖਸ਼ ਸੀ, ਉਹ ਚਲ ਕੇ ਵੈਰੀ ਵਲ ਤੁਰ ਪਿਆ। 
ਉ ਜਾ ਕੇ (ਵੈਰੀ ਨੂੰ) ਇਸ ਤਰ੍ਹਾਂ 


ਹੋ 
ਰੰ 
ਕਰ 
ਰੰ 
ਤੈ < 
ਕੈ 
ਡੌ 
ਰੰ 
ਤੈ 


ਕੂਰ ਧੁਜਾ ਨੇ ਕ੍ਰੋਧ ਕਰ ਕੇ ਸਮਰ ਸਿੰਘ ਨੂੰ _ਰਣ-ਭੂਮੀ ਵਿਚ ਮਾਰ ਦਿੱਤਾ। _ਸਕਤਿ 


੨ 


ਸਿੰਘ _ਮਾਰਨ _ਲਈ _ ਫਿਰ _ਪੈਰ _ਗਡ _ ਰਿਹਾ _ਹੈ।੧੨੯੯। 


ਕੂਰ ਕੂ ਕਵੀ ਰਾਮ 
ਹਨ, ਉਹ ਵੈਰੀ ਨੂੰ ਮਾਰ ਦੇਣਾ ਚਾਹੁੰਦਾ ਹੈ। (ਉਸ ਨੇ _ਕਿਹਾ--) ਹੇ ਸਕਤਿ ਸਿੰਘ! ਸੁਣ, 
ਮੈਂ 


ਨਾਲ ਕਿਉਂ ਖਹਿੰਦਾ ਹੈਂ। ਇਸ ਤਰ੍ਹਾਂ ਕਹਿ ਕੇ (ਉਸ ਨੇ) ਆਪਣੇ ਹੱਥ ਵਿਚ ਵੱਡੇ ਬ੍ਰਿਛ 
ਜਿੰਨੀ ਪਕੜ _ਲਈ _ ਅਤੇ ਹੋਰਨਾਂ _ਸ਼ਸਤ੍ਰਾਂ ਸਹਿਤ ਤਲਵਾਰ _ਵੀ ਫੜ _ਲਈ। ਫਿਰ 
ਉਸ ਤੇਰੇ ਵਿਚ ਕੋਈ ਘੜੀ 


ਗਦਾ 
ਦੈਂਤ ਨੇ ਪੁਕਾਰ ਕੇ _ਕਿਹਾ--ਹੇ ਰਾਜਾ _(ਸ਼ਕਤਿ ਸਿੰਘ!) ਵੇਖ, 
ਹੀ ਜੀਵਨ _ ਰਹਿੰਦਾ _ਹੈ।੧੩00। 


ਸ਼ਕਤਿ ਸਿੰਘ ਵੈਰੀ ਦੇ ਬੋਲ ਸੁਣ ਕੇ ਕ੍ਰੋਧਿਤ ਹੋ ਕੇ ਬੋਲਿਆ। (ਮੈਂ) ਜਾਣਦਾ ਹਾਂ, 
ਕਤਕ _(ਦੇ ਮਹੀਨੇ) _ਦੇ _ਬਦਲ _ਗਰਜਦੇ (ਹਨ ਪਰ ਉਨ੍ਹਾਂ ਨੂੰ) ਵਰ੍ਹਨ ਦਾ ਵਲ ਨਹੀਂ 
ਆਉ 'ਦਾ।੧੩0੧। 


੪੨੨ 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੀੰਯ” 
ਯੌ ਸੁਨਿ ਕੈ ਤਿਹ ਬਾਤ ਨਿਸਾਚਾਰ ਜੀ ਅਪੁਨੇ ਅਤਿ ਕੋਪ _ਭਰਿਓ। 
ਅਸਿ ਲੈ ਤਿਹ ਸਾਮੁਹੇ ਆਇ ਅਰਿਯੋ _ਸਕਤੇਸ ਬਲੀ ਨਹੀ ਨੈਕੁ _ਡਰਿਓ। 
ਬਹੁ ਜੁਧ ਕੈ ਅੰਤਰਿ ਧਿਆਨ ਭਯੋ ਨਭਿ_ਮੈ ਪ੍ਰਗਟਿਯੋ ਤੇ ਉਚਰਿਓ। 
ਅਬ ਤੋਹਿ ਸੰਘਾਰਿਤ ਹੋ ਪਲ ਮੈ ਧਨੁ ਬਾਨ _ਸੰਭਾਰ ਕੈ ਪਾਨਿ ਧਰਿਓ। ੧੩0੨। 


ਦੰਹਰਾ 
ਬਾਨਨ _ਕੀ ਬਰਖਾ ਕਰਤ _ਨਭ ਤੇ _ਉਤਰਿਯੋ ਕੂਰ। 
ਪੁਨਿ ਆਯੋ ਰਨ ਭੂਮਿ ਮੈ ਅਧਿਕ ਲਰਿਯੋ ਬਰ _ਸੂਰ। ੧੩0੩ 


ਹਾਵੀਲ” 
ਬੀਰਨ ਮਾਰ ਕੈ ਦੈਤ ਬਲੀ ਅਪਨੇ ਚਿਤ ਮੈ ਅਤਿ ਹੀ ਹਰਖਿਓ ਹੈ। 
ਹੀ ਤਜਿ ਸੰਕ ਨਿਸੰਕ ਭਯੋ _ਸਕਤੇਸ ਸੰਘਾਰਬੇ ਕੋ _ਸਰਖਿਓ ਹੈ। 
ਜਿਉ ਚਪਲਾ ਚਮਕੈ ਬਰਿ ਚਾਪ ਲੀਯੋ ਕਰ ਮੈ ਕਰਖਿਓ ਹੈ। 
ਮੇਘ ਪਰੇ _ਬਰ _ਬੂੰਦਨ ਜਿਉ ਸਰ _ਜਾਲ _ਕਰਾਲਨਿ _ਤਿਉ ਬਰਖਿਓ ਹੈ। ੧੩0੪। 


ਸਰਨਾ 
ਪਗ ਨ _ਟਰਿਓ ਬਰ ਬੀਰ ਸਕਤਿ ਸਿੰਘ ਧੁਜ ਕੂਰ ਤੇ। 
ਅਚਲ _ਰਹਿਓ ਰਨ ਧੀਰ ਜਿਉ ਅੰਗਦ _ਰਾਵਨ _ਸਭਾ। ੧੩0੫। 


ਨਾਵੀਯਾ 
ਭਾਜਤ _ਨਾਹਿਨ ਆਹਵ ਤੇ _ਸਕਤੇਸ ਮਹਾ ਬਲਵੰਤ _ਸੰਭਾਰਿਓ। 
ਜਾਲ ਜਿਤੋਂ ਅਰਿ ਕੇ ਸਰ ਕੋ ਤਬ ਹੀ ਅਗਨਾਯੁਧ ਸਾਥ ਪੁਜਾਰਿਯੋ। 
ਪਾਨਿ ਲਯੋ ਧਨੁ ਬਾਨ ਰਿਸਾਇ ਕੈ ਕੂ ਧੁਜਾ ਸਿਰ ਕਾਟਿ ਉਤਾਰਿਯੋ। 
ਐਸੇ _ਹਨ੍ਯੋ _ਰਿਪੁ _ਜਿਉ ਮਘਵਾ ਬਲ ਕੈ _ਬ੍ਰਿਤਰਾਸੁਰ ਦੈਤ _ਸੈਘਾਰਿਓ। _੧੩0੬। 


ਦੰਹਰਾ 
ਸਕਤਿ _ਸਿੰਘ ਜਬ _ਕੂਰਧੁਜ _ਮਾਰਿਯੋ_ਭੂਮਿ _ਗਿਰਾਇ। 
ਜਿਉ ਬਰਖਾ ਰਿਤੁ ਕੇ ਸਮੈ ਦਉਰ ਪਰੇ ਅਰਿਰਾਇ। ੧੩(੭। 


ਨਾਵੰਯਾ 


ਕਾਕਧੁਜਾ ਨਿਜ ਭ੍ਰਾਤ ਨਿਹਾਰਿ ਹਨ੍ਯੋ ਤਬ ਹੀ ਰਿਸ ਕੈ ਵਹੁ ਧਾਯੋ। 
ਦਾਤ ਕੀਏ ਕਈ ਜੋਜਨ ਲਉ ਗਿਰਿ ਸੋ ਤਿਹ ਆਪਨੋ ਰੂਪ _ਬਨਾਯੋ। 


ਕ੍ਰਿਸਨਾਵਤਾਰ ੪੩੩ 


ਮਾਵੀਲ” 

ਉਸ (ਸ਼ਕਤਿ ਸਿੰਘ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਦੈਂਤ (ਕੂਰ ਧੁਜਾ) ਆਪਣੇ 
ਮਨ ਵਿਚ ਕ੍ਰੋਧ ਨਾਲ ਭਰ _ਗਿਆ। ਤਲਵਾਰ ਲੈ ਕੇ ਉਸ ਦੇ ਸਾਹਮਣੇ ਆ ਕੇ ਡਟ ਗਿਆ, 
ਪਰ _ ਬਲਵਾਨ _ਸ਼ਕਤਿ ਸਿੰਘ ਜ਼ਰਾ ਜਿੰਨਾ ਵੀ ਨ _ਡਰਿਆ। (ਦੈਂਤ) ਬਹੁਤ ਯੁੱਧ _ਕਰ ਕੇ 
ਲੁਪਤ ਹੋਂ ਗਿਆ ਅਤੇ ਆਕਾਸ਼ ਵਿਚ ਫਿਰ ਪ੍ਰਗਟ ਹੋ ਕੇ ਮੁਖ ਤੋਂ ਕਹਿਣ ਲਗਾ। (ਸੈਂ) 
ਤੈਨੂੰ ਹੁਣੇ ਪਲ _ਭਰ _ਵਿਚ ਮਾਰਦਾ ਹਾਂ ਅਤੇ _ਧਨੁਸ਼ ਬਾਣ _ਸੰਭਾਲ ਕੇ ਹੱਥ _ਵਿਚ ਫੜ 
ਲਈ ।੧੩0੨। 
ਦੰਹਰ” 

ਕੁਹੋਰ ਧੁਜਾ ਆਕਾਸ਼ ਤੋਂ _ਬਾਣਾਂ ਦੀ ਬਰਖਾ ਕਰਦਾ ਹੋਇਆ ਉਤਰ ਆਇਆ। ਫਿਰ 
ਉਹ ਯੋਧਾ ਰਣ-ਭੂਮੀ ਵਿਚ ਆ ਗਿਆ ਅਤੇ ਬਹੁਤ ਜ਼ੋਰ ਨਾਲ ਲੜਨ ਲਗ 
`”"ਗਿਅਆ।੧੩0੩। 


ਨਾਵੰਯਾ 


ਵਧਿਆ। ਜਿਵੇਂ ਬਿਜਲੀ ਚਮਕਦੀ _ਦਮਕਦੀ ਹੈ, _(ਉਸੇ 


ਪੈਂਦੀਆਂ ਹਨ, ਉਸੇ ਤਰ੍ਹਾਂ (ਉਸ ਦੇ) ਭਿਆਨਕ ਤੀਰਾਂ ਦੀ _ਬਰਖਾ _ਹੋ__ਰਹੀ _ਹੈ।੧੩0੪। 


ਧੁ ਪੈਰ 
ਰਣਧੀਰ (ਯੁੱਧ _ਵਿਚ) _ਇਸ ਤਰ੍ਹਾਂ _ਅਚਲ _ਰਿਹਾ ਜਿਵੇਂ 
(ਰਿਹਾ ਸੀ)।੧੩0੫। 
੭ਾਵੀਯਾ 

ਸ਼ਕਤਿ _ਸਿੰਘ _ਰਣ ਵਿਚੋਂ _ਭਜਿਆ ਨਹੀਂ, _ਸਗੋ'__(ਉਸ ਨੇ) ਆਪਣੇ _ਬਲ ਨੂੰ 
ਸੈਭਾਲਿਆ। ਵੈਰੀ ਨੇ ਜੋ _ਬਾਣਾਂ ਦਾ ਮੀਂਹ ਵਰ੍ਹਾਇਆ ਸੀ, ਉਹ ਉਸੇ ਵੇਲੇ ਅਗਨੀ ਸ਼ਸਤ੍ਰ 
ਦੇ ਨਾਲ ਸਾੜ ਦਿੱਤਾ। (ਫਿਰ) ਕ੍ਰੋਧਵਾਨ ਹੋ ਕੇ ਹੱਥ ਵਿਚ ਧਨੁਸ਼ ਬਾਣ ਲੈ ਲਿਆ 
ਕੂਰ _ਧੁਜਾ ਦਾ _ਸਿਰ ਕਟ ਦਿੱਤਾ। ਵੈਰੀ ਨੂੰ ਇਸ ਤਰ੍ਹਾਂ ਮਾਰ ਦਿੱਤਾ, ਜਿਵੇਂ ਇੰਦਰ 
ਬਲ ਪੂਰਵਕ _ ਬ੍ਰਿਤਰਾਸੁਰ ਦੈੱਤ ਨੂੰ ਮਾਰਿਆ _ਸੀ।੧੩0੬। 
ਦੰਹਰਾ 

ਜਦੋਂ _ਸ਼ਕਤਿ ਸਿੰਘ ਨੇ ਕੂਰ _ਧੁਜਾ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੱਤਾ, (ਉਸ 
ਵੇਲੇ) ਵੈਰੀ ਦਲ ਉਸ ਉਤੇ ਇੰਜ ਦੌੜ ਕੇ ਪੈ ਗਿਆ ਜਿਵੇਂ ਬਰਖਾ ਰੁਤ ਵੇਲੇ _ਭੰਬਟ 
ਦੀਵੇ ਉਤੇ ਡਿਗਦੇ _ਹਨ।੧੩(੭। 
੭ਾਵੀਯਾ 

(ਜਦ _ਕੂਰ _ਧੁਜਾ _ਦੇ ਭਰਾ) _ਕਾਕ _ਧੁਜਾ ਨੇ _ਆਪਣੇ _ਭਰਾ ਨੂੰ ਮਰਿਆ _ਵੇਖਿਆ 
ਤਦ ਹੀ ਉਹ ਕ੍ਰੋਧਿਤ ਹੋ ਕੇ ਹਮਲਾਵਰ _ਹੋਇਆ। _(ਉਸ ਨੇ) ਕਈ ਯੋਜਨਾਂ ਤਕ ਦੰਦ 


੪੩੪ 


ਸੀ _ਦਸਮ-ਗ੍ਰੰਥ _ਸਾਹਿਬ 


ਰੋਮ ਕੀਏ ਤਰੁ ਸੇ ਤਨ ਮੈ ਕਰਿ ਆਯੁਧ ਲੈ ਰਨਿ ਭੂਮਹਿ ਆਯੋ। 


ਸੀ ਸਕਤੇਸ ਤਨ੍ਯੋ ਕਰਿ ਚਾਪ ਸੁ ਏਕ ਹੀ ਬਾਨ ਸਿਉ ਮਾਰਿ ਗਿਰਾਯੋ। ੧੩0੮। 


ਦੈਤ ਚਮੂੰ ਪਤਿ ਠਾਢੋ ਹੁਤੋ ਤਿਹ ਕੋ ਬਰ ਕੈ ਨ੍ਰਿਪ ਊਪਰਿ ਧਾਯੋ। 

ਰਾਛਸ ਸੈਨ ਅਛੂਹਨਿ ਲੈ ਅਪਨੇ ਮਨ ਮੈ ਅਤਿ ਕੋਪ ਬਢਾਯੋ। 

ਬਾਨ ਬਨਾਇ ਚਢਿਯੋ ਰਨ ਕੋ ਤਿਹ ਆਪਨ ਨਾਮੁ ਕੁਰੂਪ _ਕਹਾਯੋ। 

ਐਸੇ ਚਲਿਯੋ _ਅਰਿ ਕੇ ਬਧ ਕੋ ਮਨੋ ਸਾਵਨ ਕੋ _ਉਨਏ ਘਨੁ ਆਯੋ। ੧੩0੯। 


ਹੇਰਿ ਚਮੂੰ ਬਹੁ ਸਤੂਨ ਕੀ ਸਕਤੇਸ ਬਲੀ ਮਨਿ ਰੋਸ ਭਯੋ ਹੈ। 

ਧੀਰਜ _ਬਾਧਿ _ਅਯੋਧਨ _ਮਾਝਿ _ਸਰਾਸਨਿ ਬਾਨ ਸੁ _ਪਾਨਿ ਲਯੋ_ਹੈ। 
ਤ੍ਰਾਸ ਸਬੈ ਤਜਿ ਕੈ ਲਜਿ ਕੈ ਅਰਿ ਕੇ ਦਲ ਕੇ ਸਮੁਹੇ ਸੁ ਗਯੋ ਹੈ। 
ਦਾਨਵ ਮੇਘ ਬਿਡਾਰਨ ਕੋ ਰਨ ਮੈ ਮਨੋ ਬੀਰ ਸਮੀਰ ਭਯੋ _ਹੈ। ੧੩੧0। 


ਅੰਤੁ ਧ੍ਯਾਨ ਕੁਰੂਪ ਭਯੋ ਨਭ ਮੈ ਤਿਹ ਜਾਇ ਕੈ ਬੈਨ ਉਚਾਰੇ। 
ਜੈ ਹੋ ਕਹਾ ਹਮ ਤੇ ਭਜਿ ਕੈ ਗਜ ਬਾਜ ਅਨੇਕ ਅਕਾਸ ਤੇ ਡਾਰੇ। 
ਰੂਖ ਪਖਾਨ ਸਿਲਾ ਰਥ ਸਿੰਘ ਧਰਾਧਰ ਰੀਛ ਮਹਾ ਅਹਿ ਕਾਰੇ। 
ਆਨਿ ਪਰੇ ਰਨ ਭੂਮਿ ਮੈ ਜੋਰ ਸੋ ਭੂਪ ਬਚਿਓ ਸਿਗਰੇ ਦਬਿ ਮਾਰੇ। ੧੩੧੧। 


ਜੇਤਕ ਡਾਰਿ ਦਏ ਨ੍ਰਿਪ ਪੈ ਗਿਰਿ ਤੇਤਕ _ਬਾਨਨ ਸਾਥ ਨਿਵਾਰੇ। 
ਜੇ _ਰਜਨੀਚਰ _ਠਾਢੇ ਹੁਤੇ ਸਕਤੇਸ ਬਲੀ ਤਿਹ _ਓਰਿ ਪਧਾਰੇ। 
ਪਾਨਿ ਕ੍ਰਿਪਾਨ ਲਏ ਬਲਵਾਨ ਸੁ ਘਾਇਲ ਏਕ ਕਰੇ ਇਕ ਮਾਰੇ। 
ਦੈਤ ਚਮੂ ਨ ਬਸਾਤ ਕਛੂ ਅਪਨੇ ਛਲ _ਛਿਦਰਨਿ ਕੈ ਸਬ ਹਾਰੇ। ੧੩੧੨। 


ਨ੍ਰਿਪ ਨੇ ਬਹੁਰੋ ਧਨੁ ਬਾਨ ਲਯੋ ਰਿਸ ਸਾਥ ਕੁਰੂਪ ਕੇ ਬੀਰ ਹਨੇ। 

ਜੇਊ ਜੀਵਤ ਥੇ ਕਰਿ ਆਯੁਧ ਲੈ ਅਰਰਾਇ ਪਰੇ _ਬਰਬੀਰ ਘਨੇ। 

ਜੇਊ ਆਨਿ ਲਰੇ ਬਿਨੁ ਪ੍ਰਾਨ ਕਰੇ ਰੁਪਿ ਠਾਢੇ ਲਰੇ ਕੋਊ ਸੂਉਨ ਸਨੇ। 
ਮਨਿ ਯੌ ਉਪਮਾ ਉਪਜੀ _ਰਿਤੁਰਾਜ ਸਮੈ ਦੁਮ _ਕਿੰਸਕ ਲਾਲ _ਬਨੇ। _੧੩੧੩। 


ਦੰਹਰਾ 
ਸਕਤਿ ਸਿੰਘ ਤਿਹ ਸਮਰ ਮੈ ਬਹੁਰੇ ਸਸਤ੍ਰ ਸੰਭਾਰਿ। 
ਅਸੁਰ ਸੈਨ ਮੈ ਭਟ ਪੁਬਲ ਤੇ ਬਹੁ ਦਏ ਸੰਘਾਰ। ੧੩੧੪। 


ਕ੍ਰਿਸਨਾਵਤਾਰ ੪੩੫ 


ਲੰਬੇ _ਕਰ _ਲਏ ਅਤੇ _ਪਰਬਤ _ਵਰਗਾ _ਆਪਣਾ _ਰੂਪ _ਬਣਾ _ਲਿਆ। _ ਸ਼ਰੀਰ _ਉਤੇ _ ਬ੍ਰਿਛਾਂ 
ਵਰਗੇ ਰੋਮ _ਕਰ ਲਏ ਅਤੇ ਹੱਥ _ਵਿਚ ਹਥਿਆਰ _ਧਾਰਨ ਕਰ ਕੇ _ਰਣ-ਭੂਮੀ ਵਿਚ ਆ 
ਗਿਆ। ਸ੍ਰੀ 
ਮਾਰ ਕੇ _ਡਿਗਾ ਦਿੱਤਾ।੧੩0੮। 

(ਉਥੇ ਇਕ) ਦੈਂਤ ਸੈਨਾ-ਪਤੀ ਖੜੋਤਾ ਹੋਇਆ ਸੀ, ਉਹ _ਬਲ ਪੂਰਵਕ ਰਾਜੇ ਉਤੇ 
ਚੜ੍ਹ _ਆਇਆ। _ਰਾਖਸ਼ਾਂ _ਦੀ _ਅਛੋਹਣੀ ਸੈਨਾ ਨਾਲ ਲੈ ਕੇ ਉਸ ਨੇ ਆਪਣੇ ਮਨ ਵਿਚ 
ਕਰੋਧ ਵਧਾ _ਲਿਆ। _ਬਹੁਤ ਸਾਰੇ _ਬਾਣਾਂ ਨੂੰ ਬਣਾ ਕੇ (ਅਰਥਾਤ _ਤਿਖੇ ਕਰ ਕੇ) ਯੁੱਧ ਲਈ 
ਚੜ੍ਹ _ਆਇਆ ਅਤੇ _ਉਸ _ਨੇ ਆਪਣਾ ਨਾਂ _'ਕੁਰੂਪ' _ਅਖਵਾਇਆ। _ਵੈਰੀ ਨੂੰ ਮਾਰਨ ਲਈ 
ਇਸ ਤਰ੍ਹਾਂ ਚੜ੍ਹ _ਆਇਆ ਮਾਨੋ ਸਾਵਣ (ਦੇ ਮਹੀਨੇ) ਦੇ ਬਦਲ _ਉਮਡ ਕੇ ਆ ਗਏ 
ਹੌਣ।੧੩0੯। 

ਵੈਰੀ ਦੀ ਬਹੁਤ _ਸਾਰੀ ਸੈਨਾ ਵੇਖ ਕੇ, ਸ਼ਕਤਿ _ਸਿੰਘ ਸੂਰਵੀਰ ਦੇ ਮਨ ਵਿਚ ਕ੍ਰੋਧ 
ਵਧ _ਗਿਆ। (ਉਸ ਨੇ) ਰਣ-ਭੂਮੀ ਵਿਚ ਧੀਰਜ _ਧਾਰਨ _ਕਰ ਕੇ, ਹੱਥ _ਵਿਚ _ਧਨੁਸ਼ _ਬਾਣ 
ਧਾਰਨ ਕਰ _ਲਏ। ਸਭ ਤਰ੍ਹਾਂ ਦੇ ਡਰ ਅਤੇ ਸੰਗ ਨੂੰ ਤਿਆਗ ਕੇ ਵੈਰੀ ਦੇ ਦਲ ਦੇ ਸਾਹਮਣੇ 
ਹੋ _ਗਿਆ। ਦੈੱਤ (ਰੂਪ) ਬਦਲ ਨੂੰ _ਖਿੰਡਾਉਣ ਲਈ _ਸੂਰਵੀਰ _(ਸ਼ਕਤਿ _ਸਿੰਘ) ਮਾਨੋ ਪੌਣ 
ਦਾ ਰੂਪ ਹੋਂ _ਗਿਆ ਹੋਵੇ।੧੩੧0। 

'ਕੁਰੂਪ” (ਦੈਂਤ) ਲੁਪਤ ਹੋ ਗਿਆ ਅਤੇ ਆਕਾਸ਼ ਵਿਚ ਜਾ ਕੇ ਉਸ ਨੇ ਇਹ ਬੋਲ 
ਉਚਾਰੇ ਕਿ ਮੇਰੇ ਕੋਲੋਂ ਭਜ ਕੇ ਕਿਥੇ ਜਾਵੇਂਗਾ; (ਫਿਰ) ਉਸ ਨੇ ਆਕਾਸ਼ ਤੋ ਅਨੇਕ ਹਾਥੀ 
ਅਤੇ ਘੋੜੇ ਸੁਟ ਦਿੱਤੇ। ਬ੍ਰਿਛ, ਪੱਥਰ, _ਸਿਲਾਂ, ਰਥ, ਸ਼ੇਰ, ਪਰਬਤ, _ਰਿਛ _ਅਤੇ ਵਡ-ਆਕਾਰੇ 
ਕਾਲੇ ਸੱਪ (ਆਦਿਕ) _ਰਣ-ਭੂਮੀ ਵਿਚ ਜ਼ੋਰ ਨਾਲ ਆ ਕੇ ਡਿਗੇ ਹਨ ਅਤੇ (ਕੇਵਲ) ਰਾਜਾ 
ਬਚਿਆ _ਹੈ, ਬਾਕੀ _ਸਾਰੇ _ਮਾਰੇ _ ਗਏ _ਹਨ।੧੩੧੧। 

(ਦੈਂਤ ਨੇ) ਜਿੰਨੇ ਕੁ ਪਰਬਤ ਰਾਜਾ _(ਸ਼ਕਤਿ ਸਿੰਘ) ਉਪਰ _ਸੁਟੇ ਹਨ, _ਉਤਨੇ ਹੀ 
ਉਸ _ਨੇ ਬਾਣਾਂ _ਨਾਲ _ਨਿਵਾਰ ਦਿੱਤੇ _ਹਨ। ਜਿਧਰ _ਦੈੱਤ _('ਰਜਨੀਚਰ”) _ਖੜੋਤਾ ਹੋਇਆ 
ਸੀ, ਸ਼ਕਤਿ _ਸਿੰਘ ਸੂਰਮਾ ਉਧਰ ਨੂੰ ਚਲ _ਪਿਆ। (ਉਸ) ਬਲਵਾਨ ਨੇ ਹੱਥ _ਵਿਚ ਤਲਵਾਰ 
ਲੈ ਕੇ ਕਿਤਨਿਆਂ ਨੂੰ ਘਾਇਲ _ਕਰ ਦਿੱਤਾ ਅਤੇ _ਇਕਨਾਂ ਨੂੰ ਮਾਰ _ਦਿੱਤਾ। _ਦੈੱਤ ਸੈਨਾ 
ਦਾ (ਉਸ ਉਤੇ) ਕੋਈ ਵਸ ਨਹੀਂ ਰਿਹਾ, ਸਾਰੇ ਆਪਣੇ ਹੀ ਵਲ ਛਲ ਨਾਲ _ਹਾਰ _ਗਏ 
ਹਨ।੧੩0੨। 

ਰਾਜਾ _(ਸ਼ਕਤਿ ਸਿੰਘ) ਨੇ ਹੱਥ ਵਿਚ _ਧਨੁਸ਼-ਬਾਣ ਪਕੜ _ਲਿਆ ਅਤੇ ਕ੍ਰੋਧ _ਕਰ 
ਕੇ _ਕੁਰੂਪ (ਦੇ ਸ਼ਰੀਰ) ਵਿਚ (ਬਾਣ) ਮਾਰੇ। ਜੋ (ਦੈਂਤ) ਜੀਉਂਦੇ ਸਨ, ਹੱਥ ਵਿਚ ਸ਼ਸਤ੍ਰ 
ਲੈ ਕੇ (ਉਹ ਸਾਰੇ) ਸੂਰਮੇ _ਅਰੜਾ ਕੇ _(ਸ਼ਕਤਿ ਸਿੰਘ) ਉਪਰ ਆ ਪਏ। ਜੋ ਵੀ ਆ ਕੇ 
ਲੜੇ ਸਨ, ਪ੍ਰਾਣਾਂ ਤੋਂ ਬਿਨਾ ਕਰ ਦਿੱਤੇ ਹਨ, ਕਈ ਡਟ ਕੇ ਲੜੇ ਹਨ ਅਤੇ ਲਹੂ _ਲੁਹਾਨ 
ਹੋ ਗਏ ਹਨ। (ਇਸ ਦ੍ਰਿਸ਼ ਦੀ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, 
ਮਾਨੋ ਬਸੰਤ _('ਰਿਤੁਰਾਜ”) ਰੁਤ ਵਿਚ _ਕੇਸੂ ਦੇ _ਬ੍ਰਿਛ _ਲਾਲ _ਬਣੇ _ਹੋਏ _ਹੋਣ।੧੩੧੩। 
ਦੰਹਰ” 

ਸ਼ਕਤਿ ਸਿੰਘ ਨੇ ਉਸ ਯੁੱਧ ਵਿਚ ਫਿਰ ਸ਼ਸਤੁ _ਸੰਭਾਲ ਲਏ _ਹਨ ਅਤੇ ਦੈਂਤ ਸੈਨਾ 
ਵਿਚ _ਜੋ ਪ੍ਰਚੰਡ ਸੂਰਮੇ _ਸਨ ਸਾਰੇ _ਮਾਰ _ਦਿੱਤੇ _ਹਨ।੧੩੧੪। 


੪੩੬ 


ਸੀ _ਦਸਮ-ਗ੍ਰੰਥ _ਸਾਹਿਬ 


੭ਵੀਯ” 
ਬਿਕ੍ਰਤਾਨਨ ਨਾਮ ਕਰੂਪ ਕੋ _ਬਾਧਵ ਕੋਪ ਭਯੋ ਅਸਿ _ਪਾਨਿ _ਗਹਿਓ। 
ਕਬਿ ਸ੍ਯਾਮ ਕਹੈ ਰਨ ਮੈ ਤਿਹ ਕੋ ਮਨ ਮੈ ਅਰਿ ਕੇ ਬਧਬੇ ਕੋ ਚਹਿਓ। 
ਸੁ ਧਵਾਇ ਕੈ ਸ੍ਯੰਦਨ ਆਯੋ ਤਹਾ ਨ ਟਰਿਓ ਵਹ ਜੁਧ ਹੀ ਕੋ ਉਮਹਿਓ। 
ਸੁਨਿ ਰੇ ਸਕਤੇਸ ਸੰਭਾਰਿ ਸੰਘਾਰਤ ਕੋ ਤੁਮ ਹੋ__ਇਹ ਭਾਤਿ ਕਹਿਓ। ੧੩੧੫। 


ਦੰਹਰਾ 
ਸਕਤਿ ਸਿੰਘ ਯਹਿ _ਬਚਨਿ _ਸੁਨਿ ਲੀਨੀ ਸਕਤਿ _ਉਠਾਇ। 
ਚਪਲਾ ਸੀ ਰਵਿ ਕਿਰਨ ਸੀ ਅਰਿ ਤਕਿ ਦਈ ਚਲਾਇ। ੧੩੧੬। 
ਹਵੀਯਾਂ 
ਲਾਗਿ ਗਈ ਬਿਕ੍ਰਤਾਨਨ ਕੇ ਉਰਿ ਚੀਰ ਕੈ ਤਾ ਤਨ ਪਾਰ ਭਈ। 
ਜਿਹ ਊਪਰਿ ਕੰਚਨ ਕੀ ਸਬ ਆਕ੍ਹਿਤ ਹੈ ਸਬ ਹੀ ਸੋਊ ਲੋਹ ਮਈ। 
ਲਸਕੈ ਉਰਿ ਰਾਕਸ ਕੇ ਮਧ ਯੌ ਉਪਮਾ ਤਿਹ ਕੀ ਕਬਿ ਭਾਖ ਦਈ। 
ਮਨੋ ਰਾਹੁ ਬਿਚਾਰ ਕੈ ਪੂਰਬ ਬੈਰ ਕੋ ਸੂਰਜ ਕੀ ਕਰਿ ਲੀਲ ਲਈ। ੧੩੧੭। 


ਦੰਹਰਾ 
ਉਤ ਬਰਛੀ ਕੇ _ਲਗਤ _ਹੀ ਪ੍ਰਾਨ _ਤਜੇ _ਬਲਵਾਨ। 
ਸਬ _ਦੈਤਨ ਕੋ ਮਨ ਡਰਿਓ ਹਾ ਹਾ ਕੀਓ ਬਖਾਨ। ੧੩੧੮। 


ਬਿਕੁਤਾਨਨ ਜਬ _ਮਾਰਿਓ ਸਕਤਿ ਸਿੰਘ ਰਨਧੀਰਿ। 
ਸੋ ਕੁਰੂਪ ਅਵਿਲੋਕ ਕੈ ਸਹਿ ਨ ਸਕਿਓ ਦੁਖੁ ਬੀਰ। ੧੩੧੯। 
ਹਵੀਯਾਂ 
ਬਿਕ੍ਰਤਾਨਨ ਕੋ_ਬਧ ਪੇਖਿ ਕੁਰੂਪ ਸੁ ਕਾਲ ਕੋ ਪ੍ਰੇਰਿਓ ਅਕਾਸ ਤੇ ਆਸਯੋ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ _ਲੈ ਕਰ ਮੈ ਅਤਿ ਜੁਧ ਮਚਾਯੋ। 
ਸੀ _ਸਕਤੇਸ ਬੜੂ ਧਨੁ _ਤਾਨ ਕੈ ਬਾਨ ਮਹਾ ਅਰਿ ਗ੍ਰੀਵ ਲਗਾਯੋ। 
ਸੀਸ ਪਰਿਓ ਕਟਿ ਕੈ ਧਰਨੀ ਸੁ ਕਬੰਧ ਲਏ ਅਸਿ ਕੋ _ਰਨਿ ਧਾਯੋ। ੧੩੨0। 
ਕਾਲਯੋਂ ਭਾਲ 
ਦੰਹਰਾ 
ਸਕਤਿ ਸਿੰਘ ਕੇ ਸਾਮੁਹੇ ਗਯੋ ਲੀਏ _ਕਰਵਾਰ। 
ਏਕ ਬਾਨ ਨ੍ਰਿਪ ਨੇ _ਹਨਿਯੋ _ਗਿਰਿਯੋ _ਭੂਮਿ _ਮਝਾਰਿ। ੧੩੨੧। 
ਜਬ _ਕੁਰੂਪ ਸੈਨਾ ਸਹਿਤ _ਭੂਪਤਿ ਦਯੋ _ਸੰਘਾਰ। 
ਤਬ _ਜਾਦਵ ਲਖ _ਸਮਰ ਮੈ ਕੀਨੋ _ਹਾਹਾਕਾਰ। _੧੩੨੨। 


ਕ੍ਰਿਸਨਾਵਤਾਰ ੪੩੭ 


ਸ਼ਕਤਿ _ਸਿੰਘ ਨੇ ਇਹ _ਬਚਨ _ਸੁਣ ਕੇ _ਬਰਛੀ _ਚੁਕ _ਲਈ। ਵੈਰੀ ਨੂੰ ਤਕ ਕੇ 
ਬਿਜਲੀ _ਵਰਗੀ _ਜਾਂ ਸੂਰਜ _ਦੀ _ਕਿਰਨ _ ਜਿਹੀ _ (ਬਰਛੀ _ ਨੂੰ) _ਚਲਾ _ਦਿੱਤਾ।੧੩੧੬। 


(ਉਹ _ਬਰਛੀ) _ਬਿਕੂਤਾਨਨ ਦੀ ਛਾਤੀ ਵਿਚ ਜਾ _ਲਗੀ ਅਤੇ ਉਸ ਦੇ ਸ਼ਰੀਰ ਨੂੰ 
ਚੀਰ ਕੇ ਪਾਰ ਹੋ _ਗਈ। ਜਿਸ ਉਪਰ ਸੋਨੇ ਦੀ ਸਾਰੀ ਹੈ 
ਹੈ। ਰਾਖਸ਼ ਦੀ ਛਾਤੀ ਵਿਚ (ਲਗੀ ਹੋਈ) ਇੰਜ ਲਿਸ਼ਕ ਰਹੀ ਹੈ, 
ਨੇ ਇਸ ਤਰ੍ਹਾਂ ਕਹੀ ਹੈ, ਮਾਨੋ _ਰਾਹੂ ਨੇ _ਪੂਰਬਲਾ ਵੈਰ ਵਿਚਾਰ ਕੇ 
ਨੂੰ ਨਿਗਲ _ਲਿਆ _ ਹੋਵੇ।੧੩੧੭। 


ਦੱ 
ਪਿ 
ਹੈ 


ਹਨ। _ਸਾਰਿਆਂ ਦੈਂਤਾਂ ਦੇ ਮਨ ਡਰ ਗਏ ਅਤੇ 
ਗਏ _ਹਨ।੧੩੧੮। 

ਬਿਕ੍ਰਤਾਨਨ ਨੂੰ _ਜਦ _ ਬਲਵਾਨ _ਸ਼ਕਤਿ _ਸਿੰਘ ਨੇ ਦਿੱਤਾ। (ਤਾਂ) ਉਸ ਨੂੰ 
(ਮਰਦਾ) ਵੇਖ ਕੇ (ਉਸ ਦਾ) ਭਰਾ (ਕੁਰੂਪ) ਦੁਖ ਨ 
੭ਾਵੰਯਾ 

ਬਿਕ੍ਰਤਾਨਨ ਦੇ ਬਧ ਨੂੰ ਵੇਖ ਕੇ ਕੁਰੂਪ, ਕਾਲ ਦਾ ਪ੍ਰੇਰਿਆ ਹੋਇਆ _ਆਕਾਸ਼ ਤੋਂ 
ਆ ਗਿਆ। ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਸ਼ਸਤ੍ਰ) ਹੌਥ ਵਿਚ ਪਕੜ ਕੇ (ਉਸ 
ਨੇ) ਬਹੁਤ ਯੁੱਧ _ਮਚਾਇਆ। ਸ੍ਰੀ _ਸ਼ਕਤਿ ਸਿੰਘ ਨੇ ਵੱਡਾ _ਧਨੁਸ਼ ਖਿਚ ਕੇ (ਇਕ) ਤਿਖਾ 
ਬਾਣ ਵੈਰੀ ਦੀ ਗਰਦਨ ਵਿਚ _ਮਾਰ _ਦਿੱਤਾ। (ਉਸ ਦਾ) ਸਿਰ ਕਟਿਆ ਹੋਇਆ ਧਰਤੀ 
ਉਤੇ ਡਿਗ _ਪਿਆ ਅਤੇ _ਧੜ ਤਲਵਾਰ _ਲੈ _ਕੇ ਯੁੱਧ _ਕਰਨ _ਲਈ _ਦੌੜ _ਪਿਆ।੧੩੨0। 
ਕਵੀ ਨੰ #ਨੈਹਾ -- 
ਦੰਹਰਾ 

(ਕੁਰੂਪ) ਤਲਵਾਰ ਲੈ ਕੇ _ਸ਼ਕਤਿ ਸਿੰਘ ਦੇ ਸਾਹਮਣੇ _ਗਿਆ। ਰਾਜੇ ਨੇ ਇਕ _ਬਾਣ 
ਚਲਾਇਆ, _ (ਜਿਸ _ ਨਾਲ _ ਉਹ) ਧਰਤੀ _ ਉਤੇ _ ਡਿਗ _ਪਿਆ।੧੩੨੧। 

ਜਦ ਰਾਜਾ _(ਸ਼ਕਤਿ ਸਿੰਘ) ਨੇ ਕੁਰੂਪ ਨੂੰ ਸੈਨਾ ਸਹਿਤ _ਮਾਰ ਦਿੱਤਾ, ਤਦ _ਯਾਦਵਾਂ 
ਨੇ ਯੁੱਧ ਨੂੰ ਵੇਖ _ਕੇ ਹਾਹਾਕਾਰ _ਮਚਾ__ਦਿੱਤੀ।੧੩੨੨। 


੪੩੮ ਸੀ _ਦਸਮ-ਗ੍ਰੰਥ _ਸਾਹਿਬ 


ਬਹੁਤੁ _ਲਰਿਯੋ ਅਰਿ ਬੀਰ ਰਨਿ _ਕਹਿਓ ਸ੍ਯਾਮ ਸੋ_ਰਾਮ। 
ਕਿਉ ਨ ਲਰੈ ਕਹਿਯੋ ਕ੍ਰਿਸਨ ਜੂ _ਸਕਤਿ ਸਿੰਘ ਜਿਹ _ਨਾਮ। _੧੩੨੩॥। 


ਜ਼ੱਪਣ/ 
ਤਬ ਹਰਿ ਜੂ ਸਬ ਸੋ ਇਮ ਕਹਿਯੋ। ਸਕਤਿ ਸਿੰਘ ਬਧ ਹਮ ਤੇ ਰਹਿਯੋ। 
ਇਨ ਅਤਿ ਹਿਤ ਸੋ ਚੈਡਿ ਮਨਾਈ। ਤਾ ਤੇ ਹਮਰੀ ਸੈਨ ਖਪਾਈ। ੧੩੨੪੧ 


ਦੰਹਰਾ 
ਤਾ ਤੇ ਤੁਮ ਹੂੰ ਚੈਡਿ ਕੀ ਸੇਵ ਕਰਹੁ ਚਿਤੁ ਲਾਇ। 


ਜੀਤਨ ਕੋ _ਬਰੁ _ਦੇਇਗੀ ਅਰਿ ਤਬ ਲੀਜਹੁ _ਘਾਇ। ੧੩੨੫। 


ਜਾਗਤ ਜਾ ਕੀ ਜੋਤਿ ਜਗਿ ਜਲਿ ਥਲਿ ਰਹੀ ਸਮਾਇ। 
ਬ੍ਰਹਮ ਬਿਸਨੁ ਹਰ ਰੂਪ ਮੈ ਤ੍ਰਿਗੁਨਿ ਰਹੀ ਠਹਰਾਇ। ੧੩੨੬। 


ਹਾਵੀਯਾਂ 
ਜਾ ਕੀ ਕਲਾ ਬਰਤੈ ਜਗ ਮੈ ਅਰੁ ਜਾ _ਕੀ ਕਲਾ ਸਬ ਰੂਪਨ ਮੈ। 
ਅਰੁ ਜਾ ਕੀ ਕਲਾ ਬਿਮਲਾ ਹਰ ਕੇ ਕਮਲਾ ਪਤਿ ਕੇ ਕਮਲਾ ਤਨ ਮੈ। 
ਪੁਨਿ ਜਾ ਕੀ ਕਲਾ ਗਿਰਿ ਰੂਖਨ ਮੈ ਸਸਿ ਪੂਖਨ ਮੈ ਮਘਵਾ ਘਨ ਮੈ। 
ਤੁਮ ਹੂੰ ਨਹੀ ਜਾਨੀ ਭਵਾਨੀ ਕਲਾ ਜਗ _ਮਾਨੀ ਕੋ _ਧ੍ਯਾਨੁ ਕਰੋਂ ਮਨ ਮੈ। ੧੩੨੭। 


ਦੰਹਰਾ 
ਸਕਤਿ ਸਿੰਘ ਬਰੁ _ਸਕਤਿ ਸੋ ਮਾਗਿ ਲਯੋ __ਬਲਵਾਨਿ। 
ਤਾਹੀ ਕੇ ਪ੍ਰਸਾਦਿ ਤੇ ਰਨ ਜੀਤਤ ਨਹੀ ਹਾਨਿ। ੧੩੨੮। 
ਸਿਵ ਸੂਰਜ ਸਸਿ _ਸਚੀਪਤਿ ਬੂਹਮ _ਬਿਸਨੁ ਸੁਰ ਕੋਇ। 
ਜੋ ਇਹ ਸੋ ਰਿਸ ਕੈ ਲਰੈ ਜੀਤ ਨ ਜੈ ਹੈ ਸੋਇ। ੧੩੨੯। 


ਕ੍ਰਿਸਨਾਵਤਾਰ ੪੩੯ 


ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ _ਕਿ ਵੈਰੀ ਸੂਰਮਾ ਰਣ _ਵਿਚ _ਬਹੁਤ ਲੜਿਆ ਹੈ। 
(ਉੱਤਰ ਵਿਚ) ਕ੍ਰਿਸ਼ਨ ਜੀ ਨੇ _ਕਿਹਾ--ਜਿਸ ਦਾ ਨਾਂ ਹੀ ਸ਼ਕਤਿ ਸਿੰਘ ਹੈ, ਉਹ ਕਿਉਂ 
ਨਾ _ਲੜਦਾ।੧੩੨੩। 


ਚੱਪਲਾਂ 

ਤਦ ਸ੍ਰੀ ਕ੍ਰਿਸ਼ਨ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਿਹਾ ਕਿ _ਸ਼ਕਤਿ ਸਿੰਘ ਸਾਡੇ ਤੋਂ 
ਮਾਰਿਆ ਨਹੀਂ ਜਾ _ਸਕਿਆ। _ਇਸ ਨੇ ਬੜੇ _ਹਿਤ ਨਾਲ _ਚੈਡੀ ਨੂੰ _ਮੰਨਾਇਆ ਹੋਇਆ 
ਹੈ। _ਇਸ ਲਈ ਸਾਡੀ _ਸੈਨਾ ਨਸ਼ਟ _ਕਰ _ ਦਿੱਤੀ _ਹੈ।੧੩੨੪। 


ਵੈਰੀ ਨੂੰ ਮਾਰ 
ਜਿਸ ਦੀ ਜੋਤਿ ਜਗਤ ਵਿਚ _ਜਗ ਰਹੀ ਹੈ ਅਤੇ 
ਹੋਈ ਹੈ, (ਉਹ) ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਦੇ ਰੂਪ ਵਿਚ ਤਿੰ 
ਤਮੋ) ਵਿਚ _ਸਥਿਤ _ਹੋ ਰਹੀ _ਹੈ।੧੩੨੬। 
੭ਾਵੀਯਾ 

ਜਿਸ _ਦੀ ਸ਼ਕਤੀ (“ਕਲਾ”) ਜਗਤ ਵਿਚ _ਵਰਤ 
ਸਾਰਿਆਂ ਰੂਪਾਂ ਵਿਚ ਪ੍ਰਗਟ _ਹੋ__ਰਹੀ ਹੈ। _ਅਤੇ 
ਹੋ ਕੇ, ਵਿਸ਼ਣੂ ਦੇ ਤਨ ਵਿਚ ਲੱਛਮੀ ਰੂਪ ਹੋ ਕੇ 
ਪਰਬਤਾਂ _ਅਤੇ _ਬ੍ਰਿਛਾਂ ਵਿਚ, _ਚੰਦੂਮਾ, _ਤਾਰਿਆਂ _('ਪੂਖਨ”) 


ਮਾਨੀ?) ਦਾ _ ਮਨ _ ਵਿਚ _ ਧਿਆਨ _ ਕਰੋ।੧੩੨੭। 
ਦੰਹਰਾ 
ਬਲਵਾਨ _ਸ਼ਕਤਿ _ਸਿੰਘ ਨੇ ਸ਼ਕਤੀ (ਚੰਡੀ) ਕੋਲੋਂ ਵਰ ਮੰਗ ਲਿਆ ਹੈ। ਉਸੇ ਦੀ 
ਕ੍ਰਿਪਾ ਕਰ ਕੇ ਯੁੱਧ _ਜਿਤਦਾ ਹੈ ਅਤੇ _ਨਸ਼ਟ _ਨਹੀਂ__ਹੁੰਦਾ।੧੩੨੮। 
ਸਿੰਘ) ਨਾਲ ਕ੍ਰੋਧ _ਕਰ ਕੇ ਲੜਾਈ _ ਕਰੇਗਾ, _ਉਹ _ਜੀਉਂਦਾ _ਨਹੀਂ _ ਜਾਏਗਾ।੧੩੨੯। 


ਜੇ ਸ਼ਿਵ ਆ ਕੇ ਇਸ ਨਾਲ ਲੜਾਈ ਕਰੇ, (ਪਰ) ਉਨ੍ਹਾਂ ਵਿਚ (ਇਤਨਾ) _ਬਲ 
ਹੈ (ਉਨ੍ਹਾਂ ਦੀ ਵੀ ਇਸ ਅਗੇ ਕੁਝ ਨਹੀਂ ਚਲ ਸਕਦੀ)। ਫਿਰ ਭੂਤ, _ਪਿਸ਼ਾਚ ਅਤੇ ਦੇਵਤੇ 
ਆਦਿਕ ਅਤੇ ਦੈਂਤ ਆਦਿਕ _ਕਿਸ ਗਿਣਤੀ ਵਿਚ _ਹਨ। ਸ੍ਰੀ ਕ੍ਰਿਸ਼ਨ ਨੇ ਸਾਰਿਆਂ ਯੋਧਿਆਂ 
ਨੂੰ ਕਿਹਾ ਕਿ ਰਾਜੇ _(ਸ਼ਕਤਿ _ਸਿੰਘ) ਜਿਤਨਾ _ਬਲ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਨਹੀਂ 


੪80) ਸੀ _ਦਸਮ-ਗ੍ਰੰਥ _ਸਾਹਿਬ 


ਕਾਨੂੰ ਨੇ ਭਾਲ 
ਮਾਵੀਯਾ 

ਜੁਧੁ ਕਰੋ ਤੁਮ ਜਾਹੁ ਉਤੈ ਇਤ ਹਉ ਹੀ ਭਵਾਨੀ ਕੋ ਜਾਪੁ ਜਪੈ ਹਉ। 

ਐਸੇ ਕਹਿਯੋ ਜਦੁ ਬੀਰ ਅਬੈ ਅਤਿ ਹੀ ਹਿਤ ਭਾਵ ਤੇ ਥਾਪ ਥਪੈ ਹਉ। 

ਹੈ ਕੇ ਪੁਤਛ ਕਹੈ ਬਰ ਮਾਗ ਹਨੋ ਸਕਤੇਸਿ ਇਹੈ ਬਰੁ ਲੈ ਹਉ। 

ਤਉ ਚੜ ਕੈ ਅਪੁਨੇ ਰਥ ਪੈ ਅਬ ਹੀ ਰਨ ਮੈ ਇਹ ਕੋ ਬਧ ਕੈ ਹਉ। ੧੩੩੧। 


ਕਾਲਯੋਂ ਭਾਲ 
੭ਵੀਲਾ 
ਬੀਰ ਪਠੇ ਜਦੁਬੀਰ ਉਤੈ ਇਤ ਭੂਮਿ ਮੈ ਬੈਠਿ ਸਿਵਾ ਜਪੁ ਕੀਨੋ। 
ਅਉਰ ਦਈ ਸੁਧਿ ਛਾਡਿ ਸਬੈ ਤਬ ਤਾਹੀ ਕੇ ਧ੍ਯਾਨ ਬਿਖੈ ਮਨੁ ਦੀਨੋ। 
ਚੈਡਿ ਤਬੈ ਪਰਤਛ ਭਈ ਬਰੁ ਮਾਗਹੋ ਮਨ ਮੈ ਜੋਈ ਚੀਨੋ। 
ਯਾ _ਅਰਿ ਆਜ ਹਨੋ ਰਨ ਮੈ ਘਨ ਸ੍ਯਾਮ ਜੂ ਮਾਗਿ ਇਹੈ ਬਰ ਲੀਨੋ। ੧੩੩੨। 


ਯੌ ਬਰੁ ਪਾਇ ਚੜਿਯੋ ਰਥ ਪੈ ਹਰਿ ਜੂ ਮਨ ਬੀਚ ਪ੍ਰਸੈਨਿ ਭਯੋ। 
ਜਪੁ ਕੈ ਜੁ ਭਵਾਨੀ ਤੇ ਸਯਾਮ ਕਹੈ ਅਰਿ ਮਾਰਨ ਕੋ _ਬਰੁ ਮਾਗ ਲਯੋ। 
ਸਬ ਆਯੁਧ ਲੈ ਬਰਬੀਰ ਬਲੀ ਹੂ ਕੇ ਸਾਮੁਹੇ ਤਉ ਜਦੁਬੀਰ ਗਯੋ। 
ਮਨੋ ਜੀਤ ਕੇ ਅੰਕੁਰ ਜਾਤ ਰਹਿਯੋ_ਹੁਤੋ ਯਾ ਬਰ ਤੇ ਉਪਜਿਯੋ _ਸੁ`ਨਯੋ। ੧੩੩੩। 
ਦੰਹਰਾ 
ਸਕਤਿ ਸਿੰਘ ਉਤ ਸਮਰ ਮੈ ਬਹੁਤ ਹਨੇ ਬਰ ਸੂਰ। 
ਤਬ ਹੀ ਤਿਨ ਕੇ ਤਨਨ ਸਿਉ ਭੂਮਿ ਰਹੀ ਭਰਪੂਰਿ। ੧੩੩੪। 
ਹਵੀਯਾਂ 
ਜੁਧੁ ਕਰੇ ਸਕਤੇਸ ਬਲੀ ਤਿਹ ਠਾ ਹਰਿ ਆਇ ਕੈ ਰੂਪੁ ਦਿਖਾਯੋ। 
ਜਾਤ ਕਹਾ ਰਹੁ ਰੇ ਥਿਰ ਹ੍ਹੈ ਅਬ ਹਉ ਤੁਮ ਪੈ ਬਲੁ ਕੈ ਇਤ ਆਈਓ। 
ਕੋਪ ਗਦਾ ਕਰ ਲੈ ਘਨ ਸ੍ਯਾਮ ਸੁਸਤ ਕੇ ਸੀਸ ਧੈ ਘਾਉ ਲਗਾਯੋ। 
ਪ੍ਰਾਨ ਤਜਿਓ ਮਨਿ ਚੋਡਿ ਭਜਿਓ ਤਿਹ ਕੋ ਤਨੁ ਤਾਹਿ ਕੇ ਲੋਕਿ ਸਿਧਾਰਿਓ। ੧੩੩੫ 


ਪ੍ਰਾਨ ਚਲਿਯੋ ਤਿਹ ਕੋ ਤਬ ਹੀ ਜਬ ਹੀ ਤਨ ਚੌਡਿ ਕੇ ਲੋਗ ਪਧਾਰਿਓ। 
ਸੂਰਜ ਇੰਦੂ ਸਨਾਦਿਕ ਜੇ ਸੁਰ ਹੂੰ ਮਿਲਿ ਕੈ ਜਸੁ ਤਾਹਿ ਉਚਾਰਿਓ। 
ਐਸੋ ਨ ਆਗੇ ਲਰਿਯੋ ਰਨ ਮੈ ਕੋਊ ਅਪਨੀ ਬੈਸਿ ਮੈ ਨਾਹਿ ਨਿਹਾਰਿਓ। 
ਸੀ ਸਕਤੇਸ ਬਲੀ ਧਨਿ ਹੈ ਹਰਿ ਸੋ ਲਰਿ ਕੈ ਪਰਲੋਕਿ ਸਿਧਾਰਿਓ। ੧੩੩੬। 


ਕ੍ਰਿਸਨਾਵਤਾਰ ੪੪੧ 


ਤੁਸੀਂ ਉਧਰ ਜਾ ਕੇ ਯੁੱਧ ਕਰੋ ਅਤੇ ਇਧਰ ਮੈਂ ਭਵਾਨੀ ਦੇ ਜਾਪ ਨੂੰ ਜਪਦਾ ਹਾਂ। 
ਕ੍ਰਿਸ਼ਨ ਨੇ _ਇਸ ਤਰ੍ਹਾਂ ਕਿਹਾ ਕਿ ਮੈਂ ਹੁਣੇ ਬਹੁਤ ਹਿਤ ਨਾਲ _ਉਸ ਦੀ ਆਰਾਧਨਾ 


(ਸਥਾਪਨਾ) _ਕਰਦਾ ਹਾਂ (ਜਦੋਂ) ਉਹ ਪ੍ਰਤਖ ਹੋ ਕੇ ਵਰ ਮੰਗਣ ਲਈ _ਕਹੇਗੀ, ਤਾਂ ਮੈਂ 
ਸ਼ਕਤਿ _ਸਿੰਘ ਨੂੰ ਮਾਰ _ਦੇਣ ਦਾ _ਵਰ _ਮੰਗਾਂਗਾ। _ਤਦ ਮੈਂ ਆਪਣੇ ਰਥ ਉਤੇ ਚੜ੍ਹ _ਕੇ 
ਹੁਣੇ ਹੀ _ਰਣ-ਭੂਮੀ _ਵਿਚ _ਇਸ ਨੂੰ ਮਾਰ ਦੇਵਾਂਗਾ।੧੩੩੧। 

ਕਵੀ ਨੰ _/ਨੈਹਾ-- 

ਮਾਵੀਲ” 


ਉਧਰ _ਯਾਦਵ _ਸੁਰਮਿਆਂ ਨੂੰ (ਯੁੱਧ _ਕਰਨ ਲਈ) ਭੇਜ ਦਿੱਤਾ ਅਤੇ ਇਧਰ ਭੂਮੀ 
ਛਡ 


ਉਤੇ ਬੈਠ ਕੇ ਦੇਵੀ ਦਾ ਜਾਪ ਆਰੰਭ _ਕਰ _ਦਿੱਤਾ। ਹੋਰ _ਸਾਰੀ ਸੁੱਧ-ਬੁੱਧ ਸਿ 
ਤਦ ਉਸੇ ਦੇ ਧਿਆਨ ਵਿਚ _ਮਨ ਨੂੰ ਲਗਾ ਦਿੱਤਾ। ਚੰਡੀ ਤਦੋਂ ਪ੍ਰਤਖ ਹੋ ਗਈ ਅਤੇ 
ਵਰ ਮੰਗਣ ਲਈ ਕਿਹਾ ਜੋ ਮਨ ਵਿਚ ਸੋਚਿਆ ਹੋਇਆ ਹੈ। ਇਸ ਵੈਰੀ ਨੂੰ ਅਜ ਹੀ 
ਰਣ-ਭੂਮੀ ਵਿਚ _ ਮਾਰ ਕੁ ਮੰਗ _ਕੇ ਪ੍ਰਾਪਤ _ਕਰ 
'ਲਿਆ।੧੩੩੨। 


ਤਦ ਸਾਰੇ ਸ਼ਸਤ੍ਰ _ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਬਲਵਾਨ ਸੂਰਮੇ ਦੇ ਸਾਹਮਣੇ ਗਏ। (ਇੰਜ 
ਪ੍ਰਤੀਤ ਹੈ) ਮਾਨੋ ਜਿਤ _ਦਾ ਅੰਕੁਰ (ਅਰਥਾਤ ਅੰਗੂਰ) ਖ਼ਤਮ ਹੁੰਦਾ ਜਾ ਰਿਹਾ ਸੀ, 
ਉਹ ਵਰ ਦੇ ਨਾਲ _ਨਵਾਂ ਉਪਜ _ਪਿਆ _ਹੈ।੧੩੩੩। 


ਹੁੰਦਾ 
ਇਸ 

ਉਧਰ _ਸ਼ਕਤਿ _ਸਿੰਘ ਨੇ _ਰਣ-ਭੂਮੀ _ਵਿਚ _ਬਹੁਤ _ਸਾਰੇ ਚੰਗੇ ਸੂਰਮੇ _ਮਾਰ _ਦਿੱਤੇ 
ਤਦੋਂ ਹੈ।੧੩੩੪। 


ਕੇ ਰੂਪ [ 
ਖੜਾ ਹੋ. ਜਾ, ਹੁਣ ਮੈਂ ਤੇਰੇ ਉਤੇ ਬਲ ਪੂਰਵਕ ਇਧਰ ਆਇਆ ਹਾਂ। (ਫਿਰ) ਸ੍ਰੀ ਕ੍ਰਿਸ਼ਨ 
ਨੇ ਕੇ ਵਿਚ ਲੈ 


ਕ੍ਰੋਧ ਕਰ ਹੱਥ ਗਦਾ 
ਨੇ) ਪ੍ਰਾਣ ਤਿਆਗ ਦਿੱਤੇ, ਮਨ ਵਿਚ _ਚੈਡੀ ਦਾ ਭਜਨ ਕੀਤਾ, (ਫਲਸਰੂਪ) ਉਸ ਦਾ ਸ਼ਰੀਰ 
ਚੋਡੀ ਦੇ ਲੋਕ ਵਿਚ ਹੀ ਚਲਾ _ਗਿਆ।੧੩੩੫। 


ਦਾ ਸ਼ਰੀਰ ਚੰਡੀ ਦੇ ਲੋਕ ਵਿਚ _ਚਲਾ ਗਿਆ, ਤਦੋਂ 

ਸੂਰਜ, ਇੰਦਰ, _ਸਨਕਾਦਿਕ ਜਿਤਨੇ _ਦੇਵਤੇ _ਹਨ, (ਉਨ੍ਹਾਂ 
ਸਾਰਿਆਂ ਨੇ) ਮਿਲ ਕੇ ਉਸ ਦਾ ਯਸ਼ ਗਾਇਆ ਹੈ। ਇਸ ਤਰ੍ਹਾਂ ਦਾ ਯੁੱਧ ਅਗੇ ਕੋਈ 
ਨਹੀਂ _ਲੜਿਆ, _ (ਅਸੀਂ) ਆਪਣੀ _ਉਮਰ _ਵਿਚ ਨਹੀਂ ਵੇਖਿਆ ਹੈ। ਸ੍ਰੀ ਸ਼ਕਤਿ ਸਿੰਘ 


੮ 


ਬਲਵਾਨ _ਧੰਨ _ਹੈ _ਜੋ ਕ੍ਰਿਸ਼ਨ ਨਾਲ _ਲੜ ਕੇ ਪਰਲੋਕ _ਚਲਾ ਗਿਆ _ਹੈ।੧੩੩੬। 


੪੪੨ ਸੀ _ਦਸਮ-ਗ੍ਰੰਥ ਸਾਹਿਬ 


ਚੱਪਲ? 
ਜਬੈ ਚੰਡਿ ਕੋ ਹਰਿ ਬਰੁ ਪਾਯੋ। ਸਕਤਿ ਸਿੰਘ ਕੋ ਮਾਰਿ ਗਿਰਾਯੋ। 
ਅਉਰ ਸਤ ਬਹੁ ਗਏ ਪਰਾਈ। ਰਵਿ _ਨਿਹਾਰਿ ਜ੍ਯੋ ਤਮ ਨ _ਰਹਾਈ। _੧੩੩੭। 


ਡਧਾ _ਲਗਾਹਿ _ਧਯਹੱਏ ਸਆਘਤੰ/ 


ਅਥ ਪੰਚ ਭੂਪ ਜੁਧ ਕਥਨੰ 
ਦੰਹਰਾ 
ਅਸਮ ਸਿੰਘ ਜਸ ਸਿੰਘ ਪੁਨਿ ਇੰਦੂ ਸਿੰਘ _ਬਲਵਾਨ। 
ਅਭੈ ਸਿੰਘ ਸੂਰੋ ਬਡੋ _ਇਛ ਸਿੰਘ ਸੁਰ ਗਿਆਨ। ੧੩੩੮। 
ਚਮੂੰ ਭਜੀ ਭੂਪਨ ਲਖੀ ਚਲੇ ਜੁਧ ਕੇ ਕਾਜ। 
ਅਹੰਕਾਰ ਪਾਚੋ ਕੀਓ ਅਜੁ ਹਨਿ ਹੈ ਜਦੁਰਾਜ। _੧੩੩੯। 
ਉਤ ਤੇ ਆਯੂਧ ਲੈ ਸਬੇ ਆਏ ਕੋਪ ਬਢਾਇ। 
ਇਤ ਤੇ ਹਰਿ ਸਮੁਹੇ ਭਏ ਸ੍ਯੰਦਨ ਸੀਘੁੂ ਧਵਾਇ। _੧੩੪0। 
ਹਾਵੀਯਾਂ 
ਸੁਭਟੇਸ ਮਹਾ ਬਲਵੰਤ ਤਬੈ ਜਦੁਬੀਰ ਕੀ ਓਰ ਤੇ ਆਗੇ ਹੀ _ਧਾਯੋ। 
ਪਾਚ ਹੀ ਬਾਨ ਲਏ ਤਿਹ ਪਾਨਿ ਬਡੋ ਧਨੁ ਤਾਨ ਕੈ ਕੋਪ ਬਢਾਯੋ। 
ਏਕ ਹੀ ਏਕ ਹਨਿਓ ਸਰ ਪਾਚਨ ਭੂਪਨਿ ਕੋ ਤਿਨਿ ਮਾਰਿ ਗਿਰਾਯੋ। 
ਤੂਲਿ ਜਿਉ ਜਾਰਿ ਦਏ ਨ੍ਰਿਪ ਪਾਚ ਮਨੋ _ਨ੍ਰਿਪ _ਆਚ ਸੁ _ਬੇਖ _ਬਨਾਯੋ। _੧੩੪੧। 
ਦੰਹਰਾ 
ਸੁਭਟ ਸਿੰਘ ਰੁਪਿ ਸਮਰ ਮੈ ਕੀਯੋ ਪ੍ਰਚੰਡ ਬਲੁ ਜਾਸੁ। 
ਨਰਪਤਿ ਆਏ ਪਾਚ __ਬਰ ਕੀਨੋ ਤਿਨ ਕੋ ਨਾਸ। ੧੩੪੨। 


/ਇੱਤ ਨੰ ਯਾਝੜ੍ਹ ਨਾਟਕ ਗੁੰਲੇ_ ।ਰਸਨਾਵਤਾਨੇ ਜਹ ਪੁੜੰਧੈ ਘਾਲ ਭੂਪ _ਠਸਹ/ 


ਅਥ ਦਸ ਭੂਪ ਜੁਧ ਕਥਨੰ 
ਦੰਹਾਰ” 
ਅਉਰ ਭੂਪ ਦਸ ਕੋਪ ਕੈ ਧਾਏ ਸੰਗ ਲੈ ਬੀਰ। 
ਜੁਧ ਬਿਖੈ ਦੁਰਮਦ ਬਡੇ ਮਹਾ ਰਥੀ ਰਨਧੀਰ। _੧੩੪੩। 
੭ਵੀਯ” 
ਆਵਤ ਹੀ ਮਿਲ ਕੈ ਦਸ ਹੂੰ ਨ੍ਰਿਪ ਸੀ ਸੁਭਟੇਸ ਕੋ ਬਾਨ ਚਲਾਏ। 


ਨੈਨਨ ਹੇਰਿ ਸੋਊ ਹਰਿ ਬੀਰ ਲਯੋ ਧਨੁ _ਬਾਨ ਸੋ _ਕਾਟਿ ਗਿਰਾਏ। 


ਕ੍ਰਿਸਨਾਵਤਾਰ ੪੪੩ 


ਜਪਣ 
ਜਦੋਂ ਚੰਡੀ ਪਾਸੋਂ ਸ੍ਰੀ ਕ੍ਰਿਸ਼ਨ ਨੇ ਵਰ ਪ੍ਰਾਪਤ ਕੀਤਾ (ਤਾਂ) ਸ਼ਕਤਿ ਸਿੰਘ ਨੂੰ ਮਾਰ 
ਕੇ _ਗਿਰਾ ਦਿੱਤਾ। ਹੋਰ _ਬਹੁਤ _ਸਾਰੇ _ਵੈਰੀ ਭਜ ਗਏ, ਜਿਵੇਂ ਸੂਰਜ ਨੂੰ ਵੇਖ _ਕੇ ਹਨੇਰਾ 
ਨਹੀ ਰਹਿ _ਸਕਦਾ।੧੩੩੭। 
ਲੇ ਨੰ ਲੰਓੜ ਨਾਟਕ ਗੁੱਲ ਦੇ ਸਨਾਵਤਾਰ ਦੇ ਯੁੱਧ ਪੁਲੰਨ ਦੇ ਸੱਤ 7 
ਅਸਤ _ਲਾਦ੍ਹਾਂ ਰੱਜੇ ਦੇ ਲਧ ਦਾ _ਅਆਨ%/ਏ _ਗਆਪਤ/ 


ਹੁਣ ਪੰਜ ਰਾਜਿਆਂ ਦੇ ਯੁੱਧ ਦਾ ਕਥਨ 


ਅਸਮ ਸਿੰਘ, ਜਸ ਸਿੰਘ, ਇੰਦਰ ਸਿੰਘ, _ਅਭੈ _ਸਿੰਘ ਅਤੇ ਇਛ _ ਸਿੰਘ (ਪੰਜ) 
ਬਲਵਾਨ _ ਅਤੇ _ ਬੁੱਧੀਮਾਨ ਸੂਰਮੇ _ਸਨ।੧੩੩੮। 

ਭਜੀ ਜਾਂਦੀ ਸੈਨਾ ਰਾਜਿਆਂ ਨੇ ਵੇਖੀ ਅਤੇ ਯੁੱਧ ਲਈ ਚਲ _ਪਏ। ਪੰਜਾਂ ਨੇ ਹੰਕਾਰ 
ਅਜ ਸ੍ਰੀ ਕ੍ਰਿਸ਼ਨ ਨੂੰ ਮਾਰ _ਦਿਆਂਗੇ।੧੩੩੯। 

ਉਧਰੋਂ ਸਾਰੇ _(ਰਾਜੇ) ਸ਼ਸਤ੍ਰ ਲੈ ਕੇ ਅਤੇ ਕ੍ਰੋਧ ਵਧਾ ਕੇ ਆ ਗਏ। ਇਧਰੋਂ ਸੀ 
ਨਾਲ _ਰਥ ਨੂੰ ਭਜਾ ਕੇ ਸਾਹਮਣੇ ਹੋ _ਗਏ।੧੩੪0। 


ਤਦ ਮਹਾਂ ਬਲਵਾਨ _ਸੁਭਟ _ਸਿੰਘ ਯੋਧਾ ਕ੍ਰਿਸ਼ਨ ਜੀ ਵਲੋਂ ਅਗੇ ਨੂੰ ਵਧਿਆ। ਉਸ 


ਘ = 


ਦੀ) 


ਨੇ ਪੰਜ ਤੀਰ ਹੱਥ ਵਿਚ ਲੈ ਲਏ ਹੋਏ ਹਨ ਅਤੇ ਕ੍ਰੋਧ ਨਾਲ ਬਹੁਤ ਵੱਡਾ _ਧਨੁਸ਼ _ਕਸ 
ਲਿਆ ਹੈ। ਇਕ ਇਕ _ਤੀਰ ਪੰਜਾਂ ਰਾਜਿਆਂ ਨੂੰ ਮਾਰ ਕੇ _ਡਿਗਾ ਦਿੱਤਾ। ਪੰਜੇ ਰਾਜੇ ਰੂੰ 
ਵਾਂਗ _ਸਾੜ ਦਿੱਤੇ, _ਮਾਨੋ (ਰਾਜਿਆਂ ਨੂੰ ਸਾੜਨ _ਲਈ) ਅੱਗ _ਦਾ ਰੂਪ 
ਹੌਵੇ।੧੩੪੧। 
ਦੰਹਰਾ 

ਸੁਭਟ ਸਿੰਘ ਨੇ _ਰਣ-ਭੂਮੀ ਵਿਚ (ਪੈਰ) ਗਡ ਕੇ ਆਪਣੇ ਪ੍ਰਚੰਡ ਬਲ _ਦਾ ਪ੍ਰਦਰਸ਼ਨ 
ਕੀਤਾ। _ (ਜਿਹੜੇ) _ਪੰਜ _ਰਾਜੇ _ਆਏ _ਸਨ, ਉਨ੍ਹਾਂ _ ਨੂੰ ਨਸ਼ਟ _ਕਰ _ ਦਿੱਤਾ।੧੩੪੨। 

/ਟਲੇ ਤੀ ਲਾੰਝਤ ਨਾਟਕ ਗੁੰਝ ਦੇ ਸ਼ਨਾਵਤਾਰ ਦੇ ਯੁੱਧ ਪੁਕੰਸ 
ਦੇ ਪੰਜ ਰਾਲੈਆੰ ਦਾ ਲਹ _ਅਹ%/ਏ ਨਆਪਤਾ/ 


ਹੁਣ ਦਸ ਰਾਜਿਆਂ ਦੇ ਯੁੱਧ ਦਾ ਕਥਨ 


ਹੋਰ ਦਸ ਰਾਜੇ ਕ੍ਰੋਧਵਾਨ ਹੋ ਕੇ (ਆਪਣੇ _ਨਾਲ) ਸੂਰਮੇ ਲੈ _ਕੇ ਹਮਲਾਵਰ _ਹੋਏ 
ਹਨ (ਜਿਹੜੇ) ਯੁੱਧ ਵਿਚ _ ਬਹੁਤ _ ਅਭਿਮਾਨੀ, _ਮਹਾਰਥੀ _ਅਤੇ _ ਰਣਧੀਰ _ਹਨ।੧੩੪੩। 


ਆਉਂਦਿਆਂ _ਹੀ ਦਸਾਂ ਰਾਜਿਆਂ ਨੇ _ਸੁਭਟ ਸਿੰਘ _ਉਤੇ _ਬਾਣ _ਚਲਾ ਦਿੱਤੇ। ਸ੍ਰੀ 
ਕ੍ਰਿਸ਼ਨ ਦੇ ਯੋਧੇ _(ਸੁਭਟ ਸਿੰਘ) ਨੇ _(ਆਉਂਦੇ ਹੋਏ _ਬਾਣਾਂ ਨੂੰ) ਵੇਖ _ਕੇ _ਧਨੁਸ਼-ਬਾਣ ਨਾਲ 


੪੪੪ ਸੀ _ਦਸਮ-ਗ੍ਰੰਥ _ਸਾਹਿਬ 


ਉਤਰ ਸਿੰਘ ਕੋ ਸੀਸ ਕਟਿਓ ਤਨਿ ਉਜਲ ਸਿੰਘ ਕੇ ਘਾਇ ਲਗਾਏ। 
ਉਦਮ ਸਿੰਘ ਹਨਿਓ ਬਹੁਰੋ ਅਸਿ ਲੈ ਕਰਿ ਸੰਕਰ ਸਿੰਘ ਸੇ ਧਾਏ। ੧੩੪੪। 


ਦੰਹਰਾ 
ਓਜ ਸਿੰਘ ਕੋ _ਹਤ ਕੀਯੋ ਓਟ ਸਿੰਘ ਕੋ ਮਾਰਿ। 
ਉਧ ਸਿੰਘ ਉਸਨੇਸ ਅਰੁ _ਉਤਰ ਸਿੰਘ ਸੰਘਾਰਿ। ੧੩੪੫। 
ਭੂਪ ਨਵੋ ਜਬ ਇਹ ਹਨੇ ਏਕੁ _ਬਚਿਯੋ _ ਸੈਗ੍ਰਾਮਿ। 
ਨਹੀ _ਭਾਜਿਯੋ ਬਲਵੰਤ ਸੋ _ਉਗੂ ਸਿੰਘ ਤਿਹ ਨਾਮੁ। ੧੩੪੬। 
ਹਾਵੀਯਾਂ 
ਉਗੂ ਬਲੀ ਪੜਿ ਮੌਤ ਮਹਾ ਸਰ ਸ੍ਰੀ ਸੁਭਟੇਸ ਕੀ ਓਰਿ ਚਲਾਯੋ। 
ਲਾਗ ਗਯੋ ਤਿਹ ਕੇ ਉਰ ਮੈ ਬਰ ਕੈ ਤਨ ਭੇਦ ਕੈ ਪਾਰ ਪਰਾਯੋ। 
ਭੂਮਿ ਪਰਿਯੋ ਮਰਿ ਬਾਨ ਲਗੇ ਇਹ ਕੋ ਜਸੁ ਯੌ ਕਬਿ ਸ੍ਯਾਮ ਸੁਨਾਯੋ। 
ਭੂਪ _ਹਨੇ ਕੀਏ ਪਾਪ ਘਨੇ ਜਮ ਨੇ ਉਡਿਯਾ ਮਨੋ ਨਾਗ _ਡਸਾਯੋ। ੧੩੪੭। 


ਦੰਹਰ” 
ਜਾਦਵ ਏਕ ਮਨੋਜ ਸਿੰਘ ਤਬ _ਨਿਕਸਿਯੋ ਬਰ _ਬੀਰ। 
ਉਗੁ ਸਿੰਘ ਪਰ ਕ੍ਰੋਧ ਕਰਿ ਚਲਿਯੋ ਮਹਾ ਰਨ ਧੀਰ। ੧੩੪੮। 
ਹਾਵੀਲ” 
ਜਾਦਵ ਆਵਤ ਪੇਖਿ ਬਲੀ ਅਰਿ ਬੀਰ ਮਹਾ ਰਨ ਧੀਰ _ਸੈਭਾਰਿਓ। 
ਲੋਹ ਮਈ ਗਰੂਓ _ਬਰਛਾ ਗਹਿ ਕੈ ਬਲਿ ਸੋ ਕਰਿ ਕੋਪ ਪ੍ਰਹਾਰਿਓ। 
ਲਾਗਤ ਸਿੰਘ ਮਨੋਜ _ਹਨਿਓ ਤਿਹ ਪ੍ਰਾਨ ਲੈ ਜਮ _ਧਾਮਿ ਪਧਾਰਿਓ। 
ਮਾਰ ਕੈ ਤਾਹਿ ਲੀਯੋ ਧਨੁ ਬਾਨ ਬਲੀ ਬਲੁ _ਕੈ ਬਲਿ ਕੋ ਲਲਕਾਰਿਓ। ੧੩੪੯। 


ਆਵਤ _ਸਤ੍ਰਹਿ ਪੇਖਿ ਹਲਾਯੂਧ ਕੋਪ ਕੀਯੋ ਗਹਿ ਮੂਸਰ _ਧਾਯੋ। 
ਆਪਸਿ ਮੈ ਬਲਵੰਤ ਅਰੈ ਦੋਊ ਸ੍ਯਾਮ ਕਹੈ ਅਤਿ ਜੁਧੁ ਮਚਾਯੋ। 
ਉਗੂ ਨਰੇਸ ਕੇ ਲਾਗਿ ਗਯੋ _ਸਿਰਿ ਮੂਸਲ ਦਾਇ ਬਚਾਇ ਨ ਆਯੋ। 
ਭੂਮਿ ਗਿਰਿਯੋ ਮਰ ਕੈ ਜਬ ਹੀ ਮੁਸਲੀ ਅਪਨਾ ਤਬ ਸੰਖ _ਬਜਾਯੋ। ੧੩੫0। 


/&ਤਾ ਦਸ਼ ਭੂਆ ਐਨਾ ਆੰਹਤ ਲਗਨ _ਧਯ/ਟ ਸਪਤ) 

ਦਸ ਭੂਪ ਸਹਿਤ _ਅਨੂਪਸਿੰਘ ਜੁਧ ਕਥਨੰ 
ਦੰਹਰਾ 

ਦਸ ਭੂਪਨ _ਅਵਿਲੋਕਿਯੋ _ਉਗੂ _ਹਨਿਯੋ _ਬਰਬੰਡ। 

ਜੁਧ ਕਾਜ ਆਵਤ ਭਏ ਬਿਜ ਬਲ _ਭੁਜਾ ਪ੍ਰਚੰਡ। ੧੩੫੧। 


ਕ੍ਰਿਸਨਾਵਤਾਰ ੪੪੫ 
ਡਿਗਾ _ਦਿੱਤਾ। ਉਤਰ _ਸਿੰਘ ਦਾ _ਸਿਰ _ਕਟਿਆ ਗਿਆ ਅਤੇ ਉਜਲ _ਸਿੰਘ _ਦੇ ਸ਼ਰੀਰ 
ਉਤੇ _ਘਾਓ _ਲਗਾ _ਦਿੱਤੇ। _ਫਿਰ ਊਧਮ _ਸਿੰਘ ਨੂੰ ਮਾਰ ਦਿੱਤਾ _ਅਤੇ _ਫਿਰ _ਤਲਵਾਰ _ਲੈ 
ਕੇ _ਸੰਕਰ _ ਸਿੰਘ _ਉਤੇ ਧਾਵਾ _ਕਰ _ ਦਿੱਤਾ।੧੩੪੪। 
ਦੰਹਰਾ 

ਓਜ ਸਿੰਘ ਨੂੰ ਮਾਰ ਦਿੱਤਾ ਅਤੇ ਓਟ ਸਿੰਘ ਨੂੰ ਖਤਮ _ਕਰ _ਦਿੱਤਾ। _ਉਧ _ਸਿੰਘ, 
ਉਸਨੇਸ _ ਸਿੰਘ _ਅਤੇ _ ਉਤਰ _ ਸਿੰਘ _ ਨੂੰ _ਸੰਘਾਰ _ਦਿੱਤਾ।੧੩੪੫। 


ਨੇ ਨੌਂ ਰਾਜੇ ਮਾਰ ਦਿੱਤੇ ਅਤੇ ਯੁੱਧ-ਭੂਮੀ ਵਿਚ (ਕੇਵਲ) 
ਇਕ _ਬਚ __ਰਿਹਾ। _ਉਹ ਸੂਰਮਾ ਨਹੀਂ _ਭਜਿਆ, _ਉਸ ਦਾ ਨਾਂ ਉਗੂ ਸਿੰਘ ਹੈ।੧੩੪੬। 


ਪਿਆ, ਉਸ ਦੇ ਯਸ਼ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਇਆ। (ਉਸ ਨੇ) ਰਾਜਿਆਂ 
ਨੂੰ ਮਾਰਨ ਦਾ ਵੱਡਾ ਪਾਪ ਕੀਤਾ ਹੈ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਯਮ ਨੇ _ਉਡਣੇ ਸੱਪ 
ਤੋਂ ਡੰਗ ਮਰਵਾਇਆ _ ਹੋਵੇ।੧੩੪੭। 
ਦੰਹਰ” 

ਤਦੋਂ ਮਨੋਜ ਸਿੰਘ (ਨਾਂ ਦਾ) ਇਕ ਯੋਧਾ _ਬਾਹਰ ਨਿਕਲਿਆ ਹੈ ਅਤੇ ਬਹੁਤ ਕ੍ਰੋਧ 
ਕਰ _ਕੇ ਮਹਾਨ _ਰਣਧੀਰ _ਉਗੂ _ ਸਿੰਘ _ਵਲ _ ਚਲਿਆ _ਹੈ।੧੩੪੮। 


ਬਲਵਾਨ _ਯਾਦਵ ਨੂੰ ਆਉਂਦਿਆਂ ਵੇਖ _ਕੇ _ਮਹਾਨ ਬਲਵਾਨ _ਅਤੇ _ਰਣਧੀਰ _ਵੈਰੀ 
ਆਪ ਨੂੰ) ਸੰਭਾਲਿਆ। _ਲੋਹਮਈ ਬੜੇ ਭਾਰੇ _ਬਰਛੇ ਨੂੰ ਪਕੜ _ਕੇ ਅਤੇ 
ਚਲਾ _ਦਿੱਤਾ। _ਬਰਛੇ _ਦੇ _ਲਗਦਿਆਂ ਹੀ ਮਨੋਜ ਸਿੰਘ ਮਾਰਿਆ ਗਿਆ ਅਤੇ 
ਨੂੰ ਯਮ ਆਪਣੇ ਲੋਕ ਨੂੰ ਚਲਾ _ਗਿਆ। ਉਸ ਨੂੰ ਮਾਰ ਕੇ, ਸੂਰਮੇ 
ਬਲ ਪੂਰਵਕ _ਬਲਰਾਮ _ ਨੂੰ _ਲਲਕਾਰਿਆ।੧੩੪੯। 

ਆਉਂਦੇ ਹੋਏ ਵੈਰੀ ਨੂੰ ਵੇਖ ਕੇ _ਬਲਰਾਮ ਨੇ ਕ੍ਰੋਧ _ਕੀਤਾ ਅਤੇ _ਮੂਸਲ ਪਕੜ ਕੇ 
(ਉਸ _ਵਲ) _ਵਧਿਆ। (ਕਵੀ) ਸ਼ਿਆਮ _ਕਹਿੰਦੇ ਹਨ, ਆਪਸ _ਵਿਚ ਦੋਵੇਂ ਬਲਵਾਨ ਡਟ 
ਗਏ ਹਨ ਅਤੇ ਬਹੁਤ ਭਿਆਨਕ ਯੁੱਧ ਮਚਾਇਆ ਹੈ। _ਉਗ੍ਹ ਸਿੰਘ ਦੇ ਸਿਰ ਉਤੇ (ਬਲਰਾਮ 
ਦਾ) ਮੂਸਲ ਜਾ _ਵਜਿਆ, (ਕਿਉਂਕਿ ਉਸ ਨੂੰ) ਬਚਾਉਣ ਦਾ ਦਾਓ ਨਹੀਂ ਆਇਆ। ਜਿਸ 
ਵੇਲੇ _(ਉਗੂ ਸਿੰਘ) ਮਰ _ਕੇ ਧਰਤੀ ਉਤੇ ਡਿਗ _ਪਿਆ, ਤਾਂ ਬਲਰਾਮ _ਨੇ ਆਪਣਾ _ਸੰਖ 
ਵਜਾ _ਦਿੱਤਾ।੧੩੫0। 


/ਟੈਲੋਂ ਟਲ _ਰਾੇਆਂ ਦੇ ਯੰਨਾ ਹੇਤ ਆਨੇ _ਸਾਣ ਟਾ %%/ਟ ਨਆਪਤ? 
ਦਸ ਰਾਜਿਆਂ ਨਾਲ ਅਨੂਪ ਸਿੰਘ ਦੇ ਯੁੱਧ ਦਾ ਕਥਨ 
ਦੰਹਰਾ 
ਦਸ ਰਾਜਿਆਂ ਨੇ ਵੇਖਿਆ ਕਿ ਬਲਵਾਨ _ਉਗੂ _ਸਿੰਘ ਮਾਰਿਆ ਗਿਆ ਹੈ, (ਤਦ 
ਸਾਰੇ) ਯੁੱਧ _ਕਰਨ ਲਈ _ਆ ਗਏ, ਜਿਨ੍ਹਾਂ ਦੀਆਂ ਭੁਜਾਵਾਂ ਵਿਚ ਪ੍ਰਚੰਡ _ਬਲ _ਸੀ।੧੩੫੧। 


ਰਨ ਕਉ ਮਨਿ ਕੋਪੁ ਬਢਾਯੋ। 
ਆਗੇ ਹੁਇ ਕੰਚਨ ਸਿੰਘ ਚਲਿਯੋ ਬਲਿ ਆਵਤ ਕੇ _ਤਿਹਿ ਬਾਨ ਲਗਾਯੋ। 
ਸ੍ਯੰਦਨ ਹੂੰ ਤੇ ਗਿਰਿਯੋ ਮਿਤ ਹੁਇ ਤਬ ਜੋਤਿ ਸਬੂਹ ਤਹਾ ਠਹਰਾਯੋ। 
ਬਾਨ _ਲਗਿਯੋ_ਹਨੁਮਾਨਿ ਕਿਧੋ_ਰਵਿ ਕੋ ਫਲੁ ਜਾਨ ਕੈ ਭੂਮਿ ਗਿਰਾਯੋ। ੧੩੫੨। 
ਦੰਹਰ” 
ਕੋਪ ਸਿੰਘ ਕੋ ਹਤ ਕੀਯੋ ਕੋਟਿ ਸਿੰਘ ਕੋ _ਮਾਰਿ। 
ਅਉਰ _ਅਪੂਰਬ ਸਿੰਘ _ਹਤਿਓ ਮੋਹ ਸਿੰਘ ਸੰਘਾਰਿ। ੧੩੫੩। 
ਜ਼ੱਪਣ/ 
ਕਟਕ ਸਿੰਘ ਕੋ _ਪੁਨਿ ਹਨ ਦਯੋ। ਕ੍ਰਿਸਨ ਸਿੰਘ ਕੋ ਤਬ ਬਧ ਕਯੋ। 
ਕੋਮਲ ਸਿੰਘਹਿ ਬਾਨ _ਲਗਾਯੋ। _ਬੇਗ ਤਾਹਿ ਜਮ _ਧਾਮਿ _ਪਠਾਯੋ। _੧੩੫੪। 
ਪੁਨਿ _ਕਨਕਾਚਲ _ਸਿੰਘ _ਸੰਘਾਰਿਓ। _ਅਨੂਪਮ _ਸਿੰਘ ਨਰਨ _ਤੇ _ਹਾਰਿਓ। 
ਬਲਿ ਕੈ ਆਨਿ ਸਾਮੁਹੇ ਭਯੋ। ਉਤ ਤੇ ਰਾਮ ਓਰ ਸੋ ਗਯੋ। ੧੩੫੫। 


ਦੰਹਰਾ 

ਬਲੀ ਅਨੂਪਮ ਸਿੰਘ ਅਤਿ _ਬਲ ਸੋ _ਲਰਿਓ ਰਿਸਾਇ। 

ਬਹੁਤੁ ਬਿਸਨ ਭਟ ਜੁਧੁ ਕਰਿ ਜਮ ਪੁਰਿ ਦਏ ਪਠਾਇ। ੧੩੫੬। 
ਹਵੀਯਾਂ 

ਸਿੰਘ ਕ੍ਰਿਤਾਸਤੁ ਆਹਵ ਮੈ ਕਬਿ ਰਾਮ ਕਹੈ ਰਿਸ ਕੈ ਅਤਿ ਧਾਯੋ। 

ਆਇ ਕੈ ਸਿੰਘ ਅਨੂਪਹਿ ਸਿਉ ਕਰਿ ਮੈ ਅਸਿ ਲੈ ਤਬ ਜੁਧ ਮਚਾਯੋ। 

ਤਾਨਿ ਲਯੋ ਧਨੁ ਬਾਨ ਮਹਾ ਬਰ ਕੈ ਉਰਿ ਸਿੰਘ ਅਨੂਪ ਕੇ ਲਾਯੋ। 

ਲਾਗਤ ਪ੍ਰਾਨ ਚਲਿਯੋ ਤਬ ਹੀ ਰਵਿ ਮੰਡਲ ਭੇਦ ਕੈ ਪਾਰਿ ਪਰਾਯੋ। _੧੩੫੭। 


ਈਸ ਸਿੰਘ ਸਕੰਧ ਬਲੀ ਸੁ ਅਯੋਧਨ ਮੈ ਇਹ ਊਪਰਿ ਆਏ। 

ਪੇਖਿ ਕ੍ਰਿਤਾਸਤੁ ਸਿੰਘ ਤਬੈ ਸਰ _ਤੀਛਨ ਆਵਤ ਤਾਹਿ _ਲਗਾਏ। 
ਚੰਦੂਕ ਬਾਨ ਲਗੇ ਤਿਨ ਕਉ ਦੁਹੁ ਕੇ ਸਿਰ ਕਾਟ ਕੈ ਭੂਮਿ ਗਿਰਾਏ। 

ਯੋ ਉਪਮਾ ਉਪਜੀ ਮਨ ਸੈ ਮਨੋ ਮੁੰਡਨ ਕੋ ਘਰਿ ਹੀ ਧਰਿ ਆਏ। ੧੩੫੮। 


/ਛੱਤ ਨੀ ਯਾਝੜ੍ਹ ਨਾਟਕ ਗੁੰਲੇ_ਪ੍ਰਸਨਾਵਤਾਨੇ ਜਲ਼ਧ ਪੁੜੰਧੇ ਦਲ ਭੂਖ 
#ਨੂਪ ਨ% ਸਹਿਤ _ਲਧ_/ਨ#7/ਏ _ਸਨਾਖਤੰ/ 


ਕ੍ਰਿਸਨਾਵਤਾਰ ੪੪੭ 


ਤੋਂ ਅਗੇ ਕੇ ਉਨ੍ਹਾਂ ਆਉਂਦਿਆਂ _ਹੀ _ਬਲਰਾਮ _ਉਤੇ _ਬਾਣ 
ਚਲਾ ਦਿੱਤੇ। ਕੰਚਨ ਸਿੰਘ ਰਥ ਉਤੇ ਡਿਗ ਪਿਆ (ਪਰ) ਉਸ ਦੀ ਆਤਮਾ ਉਸ 
ਵੇਲੇ ਜੋਤਿ ਸਰੂਪ ਹੋ ਕੇ ਉਥੇ ਟਿਕ ਗਈ। (ਇੰਜ ਪ੍ਰਤੀਤ ਹੁੰਦਾ ਹੈ, ਮਾਨੋ) ਹਨੂਮਾਨ ਨੂੰ 
ਬਾਣ ਲਗਿਆ ਹੈ, ਜਦੋਂ ਉਹ ਸੂਰਜ ਨੂੰ ਫਲ ਜਾਣ ਕੇ ਖਾਣ ਜਾ ਰਿਹਾ ਸੀ ਅਤੇ (ਇੰਦਰ 


(ਫਿਰ) ਕੋਮਲ ਸਿੰਘ ਨੂੰ ਬਾਣ ਮਾਰਿਆ ਅਤੇ ਉਸ ਨੂੰ ਤੁਰਤ _ਯਮ-ਲੋਕ _ਭੇਜ 
ਦਿੱਤਾ।੧੩੫੪। 

ਫਿਰ _ਕਨਕਾਚਲ _(ਸੁਮੇਰ) ਸਿੰਘ ਨੂੰ ਸੁ 
ਤੋਂ ਹਾਰ _ਗਿਆ। (ਉਹ) ਬਲ _ਨਾਲ _ਆ ਕੇ ਸਾਹਮਣੇ ਹੋਇਆ ਅਤੇ _ਉਧਰ _ਬਲਰਾਮ 
ਵਲ _ਗਿਆ।੧੩੫੫। 
ਦੰਹਰ” 

ਬਲਵਾਨ _ ਅਨੂਪ _ਸਿੰਘ _ਬਹੁਤ ਕ੍ਰੋਧ _ਕਰ _ਕੇ _ਬਲਰਾਮ _ਨਾਲ _ਲੜਿਆ। _ਬਿਸਨ 
(ਸਿੰਘ) ਸੂਰਮੇ ਨੇ ਯੁੱਧ _ਕਰ _ਕੇ _ਬਹੁਤ _ਸਾਰੇ ਯੋਧੇ _ਯਮ-ਪੁਰੀ _ਵਿਚ _ਭੇਜ _ਦਿੱਤੇ।੧੩੫੬। 
ਮਾਵੀਲ” 

ਕਵੀ _ਰਾਮ ਕਹਿੰਦੇ ਹਨ, ਕ੍ਰਿਤਾਸਤ੍ਰ ਸਿੰਘ ਬਹੁਤ ਕ੍ਰੋਧ ਕਰ _ਕੇ ਯੁੱਧ-ਭੂਮੀ ਵਿਚ 
ਕੁਦ ਪਿਆ ਹੈ। ਆ ਕੇ ਅਨੂਪ ਸਿੰਘ ਨਾਲ ਉਸ ਨੇ ਤਲਵਾਰ ਲੈ ਕੇ ਬਹੁਤ _ਤਕੜਾ 
ਯੁੱਧ _ਕੀਤਾ _ਹੈ। _(ਬਲਰਾਮ ਨੇ) _ਬਹੁਤ ਵੱਡੇ _ਧਨੁਸ਼ ਵਿਚ ਬਾਣ ਕਸ ਲਿਆ ਅਤੇ ਅਨੂਪ 


ਸਿੰਘ ਦੀ ਛਾਤੀ ਵਿਚ _ਮਾਰਿਆ। _ਲਗਦਿਆਂ ਹੀ (ਉਸ ਦੇ) ਪ੍ਰਾਣ ਉਸੇ ਵੇਲੇ ਚਲੇ _ਗਏ 
ਅਤੇ _ਸੂਰਜ-ਮੰਡਲ ਨੂੰ _ਵਿੰਨ੍ਹਦੇ _ਪਾਰ _ ਨਿਕਲ _ ਗਏ।੧੩੫੭। 

ਈਸ਼ਰ _ਸਿੰਘ ਅਤੇ _ਸਕੰਧ _ਸੂਰਮਾ, ਦੋਵੇਂ _ਯੁੱਧ-ਭੂਮੀ ਵਿਚ _ਇਸ _ਦੇ ਉਪਰ ਚੜ੍ਹ 
ਕੇ ਆ ਗਏ। ਉਸ ਵੇਲੇ ਕ੍ਰਿਤਾਸਤ੍ਰ ਸਿੰਘ ਨੇ ਆਉਂਦਿਆਂ ਨੂੰ ਵੇਖ _ਕੇ _ਤਿਖੇ _ਬਾਣ ਚਲਾ 
ਦਿੱਤੇ। ਉਨ੍ਹਾਂ ਨੂੰ _ਚੰਦੂਕ _ਬਾਣ ਲਗੇ ਅਤੇ ਦੋਹਾਂ ਦੇ _ਸਿਰ _ਕਟੇ ਹੋਏ ਧਰਤੀ ਉਤੇ _ਗਿਰ 
ਗਏ। _(ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਲਈ) ਇਸ ਤਰ੍ਹਾਂ ਦੀ ਉਪਮਾ ਪੈਂਦਾ ਹੋਈ, 


ਮਾਨੋ ਸਿਰਾਂ ਨੂੰ _ਘਰ ਹੀ __ਧਰ _ਕੇ ਆਏ _ਹੋਣ।੧੩੫੮। 
/2ਥੋ ਨੂ ਲਾਝੜ੍ਹ ਨਾਟਕਾ ਦੇ #੍ਰਸ਼ਫਤਾਰ ਦੇ ਯੁੱਧ ਪੁਲੰਨਾ ਦੇ ਅਨੂਆ ਆ ਹਿਤ 
ਦਸ _ਰਾੱਜੇਆਂ ਦਾ _ਲਧ__ਆਧਆਨ/ਣ ਸਖਤ? 


੪੪੮ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਕਰਮ ਸਿੰਘਾਦਿ ਪੰਚ ਭੂਪ ਜੁਧ ਕਥਨੰ 

ਛਪੀ ਛੰਦ 

ਕਰਮ ਸਿੰਘ ਜਯ ਸਿੰਘ ਅਉਰ ਭਟ ਰਨ ਮੈ ਆਏ। 

ਜਾਲਪ ਸਿੰਘ ਅਰੁ _ਗਜਾ ਸਿੰਘ ਅਤਿ ਕੋਪ _ਬਢਾਏ। 

ਜਗਤ ਸਿੰਘ ਨ੍ਰਿਪ ਪਾਚ ਮਹਾ ਸੁੰਦਰ ਸੂਰੇ ਬਰ। 

ਤੁਮਲ _ਕਰਿਯੋ ਸੰਗਰਾਮ ਘਨੇ ਮਾਰੇ ਜਾਦਵ _ਨਰ। 

ਤਬ _ਸਸਤ੍ਰ _ਕ੍ਰਿਤਾਸਤ੍ਰ ਸਿੰਘ ਕਸਿ ਚਤੁਰ ਭੂਪ ਮਿਰਤਕ _ਕੀਏ। 

ਇਕ ਜਗਤ ਸਿੰਘ ਜੀਵਤ _ਬਚਿਯੋ _ਛਤ੍ਰਾਪਨ ਦ੍ਰਿਫ ਧਰ _ਹੀਏ। _੧੩੫੯। 
ਚੱਪਣ 

ਕਰਮ ਸਿੰਘ ਜਾਲਪ ਸਿੰਘ ਧਾਏ। _ਗਜਾ ਸਿੰਘ ਜੈ ਸਿੰਘ ਜੂ ਆਏ। 

ਜਗਤ ਸਿੰਘ ਅਤਿ ਗਰਬੁ ਜੁ _ਕੀਨੋ। ਤਾ ਤੇ ਕਾਲ ਪ੍ਰੇਰਿ ਰਨਿ ਦੀਨੋ। ੧੩੬0। 


ਦੰਹਰਾ 
ਕਰਮ ਸਿੰਘ ਜਾਲਪ ਸਿੰਘ ਗਜਾ ਸਿੰਘ ਬਰਬੀਰ। 
ਜਯ _ਸਿੰਘ ਸਹਿਤ ਕ੍ਰਿਤਾਸ ਸਿੰਘ _ਹਨੇ ਚਾਰ _ਰਨਧੀਰ। _੧੩੬੧। 
੭ਾਵੀੰਯਾ 
ਸਿੰਘ ਕ੍ਰਿਤਾਸ ਅਯੋਧਨ ਮੈ ਹਰਿ ਕੀ ਦਿਸ ਕੇ ਨ੍ਰਿਪ ਚਾਰ ਸੰਘਾਰੇ। 
ਅਉਰ _ਹਨੇ ਸੁ ਬਨੈਤ ਬਨੇ _ਜਦੁਬੀਰ ਘਨੇ _ਜਮਲੋਕਿ _ਸਿਧਾਰੇ। 
ਜਾਇ ਭਿਰਿਯੋ _ਜਗਤੇਸ ਬਲੀ _ਸੈਗਿ ਆਪਨੇ _ਬਾਨ ਕਮਾਨ ਸੈਭਾਰੇ। 
ਅਉਰ ਜਿਤੇ _ਰਨਿ ਠਾਢੇ ਹੁਤੇ ਭਟ ਪੇਖਿ ਤਿਨੈ ਸਰ ਜਾਲ ਪ੍ਰਹਾਰੇ। ੧੩੬੨। 


ਮਾਰਿ ਬਿਦਾਰ ਦਯੋ ਦਲ ਕੋ ਬਹੁਰੋ ਕਰ ਮੈ ਕਰਵਾਰ ਸੰਭਾਰਿਓ। 

ਧਾਇ ਕੈ ਜਾਇ ਕੈ ਆਇ ਅਰਿਓ ਜਗਤੇਸ ਕੇ ਸੀਸ ਹੂੰ ਹਾਥ ਪ੍ਰਹਾਰਿਓ। 
ਦੁਇ ਧਰ ਹੋਇ ਕੈ ਭੂਮਿ ਗਿਰਿਯੋ ਰਥ ਤੇ ਤਿਹ ਕੋ ਕਬਿ ਭਾਵ ਬਿਚਾਰਿਓ। 
ਮਾਨੋ _ਪਹਾਰ ਕੇ ਊਪਰਿ _ਸਾਲਹਿ ਬੀਜ ਪਰੀ ਤਿਹ ਦੁਇ ਕਰ _ਡਾਰਿਓ। ੧੩੬੩। 


ਦੰਹਰਾ 
ਕਠਿਨ ਸਿੰਘ ਹਰਿ ਕਟਕ ਤੇ ਆਯੋ ਯਾ ਪਰ ਧਾਇ। 
ਮਤ _ਦੁਰਦ ਜਿਉ ਸਿੰਘ ਧੈ ਆਵਤ ਕੋਪ _ਬਢਾਇ। ੧੩੬੪। 


ਕ੍ਰਿਸਨਾਵਤਾਰ ੪੪੯ 
ਹੁਣ ਕਰਮ ਸਿੰਘ ਆਦਿ ਪੰਜ ਰਾਜਿਆਂ ਦੇ ਯੁੱਧ ਦਾ ਕਥਨ 


ਕਰਮ ਸਿੰਘ, ਜਯ _ਸਿੰਘ ਅਤੇ ਹੋਰ ਯੋਧੇ ਰਣ-ਭੂਮੀ ਵਿਚ ਆ ਗਏ। _ਜਾਲਪ ਸਿੰਘ 
ਅਤੇ _ਗਜਾ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੋਇਆ _ਹੈ। ਜਗਤ ਸਿੰਘ (ਸਮੇਤ ਇਹ) 
ਪੰਜੇ _ਰਾਜੇ ਬਹੁਤ ਸੁੰਦਰ ਅਤੇ _ਬਹਾਦਰ _ਸਨ। _ਇਨ੍ਹਾਂ ਨੇ _ਬਹੁਤ ਭਿਆਨਕ _ਯੁੱਧ _ਕੀਤਾ 
ਹੈ ਅਤੇ ਬਹੁਤ ਸਾਰੇ _ਯਾਦਵ _ਸੈਨਿਕ ਮਾਰ ਦਿੱਤੇ _ਹਨ। ਤਦ _ਕ੍ਰਿਤਾਸਤ ਸਿੰਘ ਨੇ ਸ਼ਸਤਰ 
ਕਸ ਕੇ ਚਾਰ ਰਾਜੇ ਮਾਰ ਦਿੱਤੇ ਹਨ। ਇਕ ਜਗਤ ਸਿੰਘ ਜੀਉਂਦਾ ਬਚਿਆ ਹੈ (ਕਿਉਂਕਿ) 
ਉਸ _ਨੇ _ਛਤ੍ਰੀਪਨ ਨੂੰ ਹਿਰਦੇ ਵਿਚ ਦ੍ਰਿੜ੍ਹਤਾ _ਨਾਲ _ਧਾਰਿਆ _ਹੋਇਆ _ਹੈ।੧੩੫੯। 


੫ ਛੰ 


ਚੱਪਲ? 

ਕਰਮ ਸਿੰਘ ਅਤੇ _ਜਾਲਪ ਸਿੰਘ ਧਾ ਕੇ ਆ ਪਏ ਹਨ। ਗਜਾ ਸਿੰਘ ਅਤੇ ਜੈ 
ਸਿੰਘ ਵੀ ਆ ਗਏ _ਹਨ। ਜਗਤ ਸਿੰਘ ਨੇ _ਮਨ ਵਿਚ _ ਬਹੁਤ _ਹੰਕਾਰ ਕੀਤਾ ਹੋਇਆ 
ਹੈ। ਇਸ ਲਈ ਕਾਲ ਨੇ (ਉਸ ਨੂੰ) ਰਣ-ਭੂਮੀ _ਵਲ ਪ੍ਰੇਰਿਆ ਹੈ।੧੩੬0। 


ਬਹਾਦਰ _ਯੋਧੇ _ਕਰਮ _ ਸਿੰਘ, _ਜਾਲਪਾ _ਸਿੰਘ, ਰਾਜ ਸਿੰਘ ਅਤੇ _ਜਯ _ ਸਿੰਘ ਸਮੇਤ 
ਕ੍ਿਤਾਸ ਸਿੰਘ ਨੇ ਚਾਰ _ ਰਣਧੀਰ _(ਯੋਧੇ) _ ਮਾਰ _ਦਿੱਤੇ _ਹਨ।੧੩੬੧। 


ਕ੍ਰਿਸ਼ਨ ਦੀ ਸੈਨਾ ਦਾ ਕਠਿਨ ਸਿੰਘ (ਨਾਂ ਦਾ) ਯੋਧਾ ਇਸ ਉਤੇ (ਇਸ ਢੰਗ ਨਾਲ) 
ਆ ਕੇ (ਪਿਆਂ), ਜਿਵੇਂ ਮਸਤ ਹਾਥੀ ਸ਼ੇਰ _ਉਤੇ ਕ੍ਰੋਧਿਤ ਹੋ ਕੇ _ਆਉਂਦਾ _ਹੈ।੧੩੬੪। 


੪੫0 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੀਯ” 
ਆਵਤ ਹੀ ਅਰਿ ਕੋ ਤਿਹ ਹੇਰਿ ਸੁ ਏਕ ਹੀ ਬਾਨ ਕੇ ਸੈਗਿ ਸੰਘਾਰਿਓ। 
ਅਉਰ ਜਿਤੋ ਦਲ ਸਾਥ ਹੁਤੋ ਤਿਹ ਕੋ ਘਰੀ ਏਕ ਬਿਖੈ ਹਨਿ ਡਾਰਿਓ। 
ਬੀਰ ਘਨੇ ਜਦੁ `ਬੀਰਨ ਕੇ ਹਤਿ ਕੋਪ ਕੈ ਸ੍ਯਾਮ ਕੀ ਓਰਿ ਨਿਹਾਰਿਓ। 
ਆਇ ਲਰੋ_ਨ ਡਰੋ ਹਰਿ ਜੂ ਰਨਿ ਠਾਢੇ ਕਹਾ ਇਹ ਭਾਤਿ ਉਚਾਰਿਓ। ੧੩੬੫। 


ਤਉ ਹਰਿ ਜੂ ਕਰਿ ਕੋਪ ਚਲਿਯੋ ਤਬ ਦਾਰੁਕ ਸ੍ਯੰਦਨ ਕੋ ਸੁ _ਧਵਾਯੋ। 
ਪਾਨਿ _ਲੀਯੋ ਅਸਿ ਸ੍ਯਾਮ ਸੰਭਾਰ" ਕੈ ਤਾਹਿ ਹਕਾਰ ਕੈ ਤਾਕਿ ਚਲਾਯੋ। 
ਢਾਲ ਕ੍ਰਿਤਾਸਤੁ ਸਿੰਘ ਲਈ ਹਰਿ ਤਾਹੀ ਕੀ ਓਟ ਕੈ ਵਾਰ ਬਚਾਯੋ। 
ਆਪਨੀ _ਕਾਢਿ ਕ੍ਰਿਪਾਨ ਮਿਯਾਨ ਤੇ _ਦਾਰੁਕ ਕੇ _ਤਨ _ਘਾਉ _ਲਗਾਯੋ। _੧੩੬੬। 


ਜੁਧ ਕਰੈ ਕਰਵਾਰਨ ਕੋ ਮਨ ਮੈ ਅਤਿ ਹੀ ਦੋਊ ਕ੍ਰੋਧ ਬਢਾਏ। 

ਸਰੀ ਹਰਿ ਜੂ ਅਰਿ ਘਾਇ ਲਯੋ ਤਬ ਹੀ ਹਰਿ ਕੋ ਰਿਪੁ ਘਾਇ ਲਗਾਏ। 
ਕਉਤਕਿ ਦੇਖਿ ਦੋਊ ਠਟਕੇ ਦਲ _ਬਿਓਮ ਤੇ ਦੇਵਨ ਬੈਨ ਸੁਨਾਏ। 
ਲਾਗੀ ਅਵਾਰ ਮੁਰਾਰਿ ਸੁਨੋ ਪਲ ਮੈ ਮਧੁ ਸੇ ਮੁਰ ਸੇ ਤੁਮ ਘਾਏ। ੧੩੬੭। 


ਚਾਰ ਮਹੂਰਤ ਜੁਧੁ ਭਯੋ ਥਕ ਕੈ ਹਰਿ ਜੂ ਇਹ ਘਾਤ _ਬਿਚਾਰਿਓ। 

ਮਾਰਹੁ ਨਾਹਿ ਕਹਿਯੋ ਸੁ ਸਹੀ ਮੁਰਿ ਕੈ ਅਰਿ ਪਾਛੇ ਕੀ ਓਰਿ ਨਿਹਾਰਿਓ। 

ਐਸੇ ਹੀ ਤੀਛਨ ਲੈ ਅਸਿ ਸ੍ਰੀ ਹਰਿ ਸਤਰ ਕੀ ਗ੍ਰੀਵ ਕੇ ਊਪਰ ਝਾਰਿਓ। 

ਐਸੀ ਏ ਭਾਤਿ ਹਨਿਓ ਰਿਪੁ ਕਉ ਅਪਨੇ ਦਲ ਕੋ ਸਭ ਤ੍ਰਾਸ ਨਿਵਾਰਿਯੋ ੧੩੬੮। 


ਯੋ ਅਰਿ ਮਾਰਿ ਲਯੋ ਰਨ ਮੈ ਅਤਿ ਹੀ ਮਨ ਮੈ ਹਰਿ ਜੂ ਸੁਖੁ ਪਾਯੋ। 
ਆਪਨੀ ਸੈਨ ਨਿਹਾਰ ਮੁਰਾਰਿ ਮਹਾ ਬਲੁ _ਧਾਰ ਕੈ ਸੈਖ ਬਜਾਯੋ। 
ਸੰਤ ਸਹਾਇਕ ਸ੍ਰੀ ਬ੍ਰਿਜ ਨਾਇਕ ਹੈ ਸਬ ਲਾਇਕ ਨਾਮ _ਕਹਾਯੋ। 
ਸੀ ਹਰਿ ਜੂ ਮੁਖ ਐਸੇ ਕਹਿਯੋ ਚਤੁਰੰਗ ਚਮੂੰ ਰਨ ਜੁਧੁ ਮਚਾਯੋ। ੧੩੬੯। 


/ਈਤਾ ਸੰ ਲਾਓਤ _ਨਟਕ' ਗੁੰਲੇ_ /੍ਰੈਸਨਾਵਤਾਰੇ ਲੁਧਾ ਪੁੱਲੰੋ ਪਾਲ ਭੂਪ 
ਕਾਨਾਹ ਨਨ੪ਤਨਆ/ 
ਅਥ ਖੜਗ ਸਿੰਘ ਜੁਧ ਕਥਨੰ 
ਦੰਹਰਾ 
ਤਿਹ ਭੂਪਤਿ ਕੋ ਮਿਤ ਇਕ ਖੜਗ ਸਿੰਘ ਤਿਹ ਨਾਮ। 
ਪੈਰੇ ਸਮਰ ਸਮੁਦੂ ਬਹੁ ਮਹਾ ਰਥੀ ਬਲ _ਧਾਮ। ੧੩੭0। 


ਕ੍ਰਿਸਨਾਵਤਾਰ ੪੫੧ 


ਵੈਰੀ ਨੂੰ ਆਉਂਦਿਆਂ ਵੇਖ ਕੇ, ਉਸ ਨੇ ਇਕ ਹੀ ਬਾਣ ਨਾਲ ਮਾਰ ਦਿੱਤਾ ਹੈ। 
ਉਸ ਨਾਲ ਹੋਰ _ਵੀ ਜਿਤਨੀ ਸੈਨਾ ਸੀ, ਉਸ ਨੂੰ ਇਕ ਹੀ ਘੜੀ ਵਿਚ ਮਾਰ ਸੁਟਿਆ 
ਸਰੀ ਕ੍ਰਿਸ਼ਨ ਦੇ ਬਹੁਤ ਸਾਰੇ ਯੋਧੇ ਮਾਰ ਕੇ (ਫਿਰ ਉਸ ਨੇ) ਕ੍ਰੋਧ ਨਾਲ ਕਾਨ੍ਹ ਵਲ 
ਅਤੇ ਇਸ ਤਰ੍ਹਾਂ ਨਾਲ ਕਿਹਾ--ਹੇ ਕ੍ਰਿਸ਼ਨ ਜੀ! ਆ ਕੇ ਯੁੱਧ ਕਰੋ, ਡਰੋ ਨ, _ਰਣ- 
ਵਿਚ _ਖੜੋਂ ਕਿਉਂ ਗਏ _ਹੋ।੧੩੬੫। 
ਤਦ ਸ੍ਰੀ ਕ੍ਰਿਸ਼ਨ ਕ੍ਰੋਧ ਕਰ ਕੇ ਚਲ ਪਏ (ਅਤੇ) ਉਸੇ ਵੇਲੇ ਰਥਵਾਨ ਨੇ ਰਥ 


ਬਚਾ __ਲਿਆ। _ (ਫਿਰ) ਆਪਣੀ _ਕ੍ਪਾਨ ਮਿਆਨ ਵਿਚੋਂ 


ੰ 
ਹੈ 
੍ਹ 
3 
| 
| 
ਟਰ 
% ਫਟ 
3 


ਨੂੰ ਘਾਓ ਲਗਾ ਦਿੱਤਾ ਹੈ। (ਲੜਾਈ ਦਾ) ਕੌਤਕ ਵੇਖ ਕੇ ਦੋਹਾਂ (ਪਾਸਿਆਂ) ਦੀਆਂ ਸੈਨਾਵਾਂ 
ਠਠੰਬਰੀਆਂ _(ਖੜੋਤੀਆਂ) _ਹਨ _ ਅਤੇ _ ਆਕਾਸ਼ _ਤੋਂ ਦੇਵਤਿਆਂ ਨੇ ਬੋਲ ਸੁਣਾਏ _ਹਨ-- ਹੇ 
ਕ੍ਰਿਸ਼ਨ! ਸੁਣੋ, ਬਹੁਤ ਦੇਰ ਲਗ _ਗਈ ਹੈ, (ਜਦ ਕਿ) ਤੁਸੀਂ ਪਲ ਭਰ ਵਿਚ ਮਧੁ ਵਰਗੇ 
ਅਤੇ _ਮੁਰ ਜਿਹੇ _(ਦੈੱਤ) ਮਾਰ _ਸੁਟੇ _ਹਨ।੧੩੬੭। 

ਚਾਰ _ਮਹੂਰਤ ਤਕ ਯੁੱਧ ਹੁੰਦਾ ਰਿਹਾ, ਕ੍ਰਿਸ਼ਨ ਜੀ ਨੇ (ਸਥਿਤੀ) ਵੇਖ ਕੇ ਇਹ 
ਦਾਓ ਵਿਚਾਰਿਆ। _'ਨ _ਮਾਰਿਓ'--ਕ੍ਰਿਸ਼ਨ ਨੇ (ਪਿਛਲੇ ਪਾਸੇ _ਵਲ ਮੂੰਹ _ਕਰ ਕੇ) _ਕਿਹਾ। 
(ਕ੍ਰਿਤਾਸਤੂ ਨੇ ਇਹ ਗੱਲ) ਸਹੀ ਸਮਝ ਕੇ _ਪਿਛਲੇ ਪਾਸੇ ਵਲ _ਵੇਖਿਆ। ਉਦੋਂ ਹੀ _ਤਿਖੀ 
ਤਲਵਾਰ ਲੈ ਕੇ ਕ੍ਰਿਸ਼ਨ ਨੇ ਵੈਰੀ ਦੀ ਗਰਦਨ _ਉਤੇ ਝਾੜ _ਦਿੱਤੀ। ਇਸ _ਢੌਗ _ਨਾਲ 
ਵੈਰੀ ਨੂੰ ਮਾਰ ਦਿੱਤਾ _ਅਤੇ ਆਪਣੇ _ਦਲ ਦੇ ਡਰ ਨੂੰ ਖਤਮ _ਕਰ _ਦਿੱਤਾ।੧੩੬੮। 

ਨੂ 


ਨਾਂ ਵਾਲਾ _ਕਿਹਾ ਜਾਂਦਾ ਹੈ। ਸਰੀ ਕ੍ਰਿਸ਼ਨ ਜੀ ਨੇ ਮੁਖ ਤੋਂ (ਆਪਣੀ) _ਚਤੁਰੰਗਨੀ _ਸੈਨਾ 
ਨੂੰ ਇਸ ਤਰ੍ਹਾਂ ਕਿਹਾ _ਕਿ _ਰਣ-ਭੂਮੀ _ਵਿਚ ਯੁੱਧ _ਮਚਾ _ ਦਿਓ।੧੩੬੯। 
/ਟਲੋ ਨੰ ਲੰਚਤ੍ਹ ਨਾਟਕ ਦੇ ਸ਼ਨਾਵਤਾਰ ਦੇ ਲੱ ਪੁਲੰਹ ਦੇ ਪਲ _ਰੱਜੇਆਂ 
ਦੇ _ਡਲਾ ਦਾ ਪੁਸੰਨ _ ਨਆਘਤ/ 
ਹੁਣ ਖੜਗ ਸਿੰਘ ਦੇ ਯੁੱਧ ਦਾ ਕਥਨ 
ਦੰਹਰ” 
ਉਸ ਰਾਜੇ ਦਾ ਇਕ ਮਿਤਰ 
ਨੇ) ਬਹੁਤ _ਵਾਰ ਯੁੱਧ _ਰੂਪ _ਸਸੁੰਦਰ 
ਬਲਵਾਨ ਸੀ।੧੩੭0। 


ਅਤੇ ਉਸ ਦਾ ਨਾਂ ਖੜਗ _ਸਿੰਘ _ਸੀ। _(ਉਸ 
ਤਰਿਆ ਸੀ ਅਤੇ (ਉਹ) ਮਹਾਨ _ਰਥੀ _ਅਤੇ 


0੨੧੨ 2 


੪੫੨ 


ਸੀ _ਦਸਮ-ਗ੍ਰੰਥ _ਸਾਹਿਬ 


ਕੁਧਤ ਹੂ ਅਤਿ ਮਨ ਬਿਖੈ ਚਾਰ ਭੂਪ ਤਿਹ ਸਾਥ। 
ਜੁਧੁ ਕਰਨਿ ਹਰਿ ਸਿਉ ਚਲਿਯੋ ਅਮਿਤ ਸੈਨ ਲੈ _ਸਾਥ। ੧੩੭੧। 


ਛਪੀ ਛੰਦ 
ਖੜਗ ਸਿੰਘ ਬਰ ਸਿੰਘ ਅਉਰ ਨ੍ਰਿਪ ਗਵਨ ਸਿੰਘ ਬਰ। 
ਧਰਮ ਸਿੰਘ ਭਵ ਸਿੰਘ ਬਡੇ ਬਲਵੰਤ ਜੁਧੁ _ਕਰ। 
ਰਥ ਅਨੇਕ ਸੰਗ ਲੀਏ ਸੁਭਟ ਬਹੁ _ਬਾਜਤ ਸਜਤ। 
ਦਸ ਹਜਾਰ _ਗਜ ਮਤ ਚਲੇ _ਘਨੀਅਰ ਜਿਮ _ਗਜਤ। 
ਮਿਲਿ ਘੇਰਿ ਲੀਓ ਤਿਨ ਕਉ ਤਿਨੋ ਸੁ ਕਬਿ ਸ੍ਯਾਮ ਜਸੁ _ਲਖਿ ਲੀਯੋ। 
ਰਿਤੁ ਪਾਵਸ ਸੈ ਘਨ ਘਟਾ ਜਿਉ ਘੋਰ ਮਨੋ ਨਰ _ਬੋਲੀਓ। ੧੩੭੨। 
ਦੰਹਾਰ” 
ਜਾਦਵ ਕੀ ਸੈਨਾ ਹੁਤੇ ਨਿਕਸੇ ਭੂਪ ਸੁ _ਚਾਰ। 
ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰ। ੧੩੭੩। 
ਖੜਗ ਸਿੰਘ ਕੇ ਸੰਗ ਨ੍ਰਿਪ ਚਾਰਿ ਚਾਰੁ ਮਤਿ ਵੰਤ। 
ਹਰਿ ਕੀ ਓਰ ਚਲੇ ਮਨੋ ਆਯੋ ਇਨ ਕੋ ਅੰਤੁ। ੧੩੭੪। 
ਸਰਸ ਮਹਾ ਅਉ ਸਾਰ ਪੁਨਿ ਬੀਰ ਸਿੰਘ ਏ ਚਾਰ। 
ਜਾਦਵ ਸੈਨਾ ਤੇ ਤਬੈ ਨਿਕਸੇ ਅਤਿ ਬਲੂ _ਧਾਰਿ। ੧੩੭੫। 
ਹਰਿ ਕੀ ਦਿਸ ਕੇ ਚਤੁਰ ਨ੍ਰਿਪ ਤਿਨ ਵਹ ਲੀਨੇ ਮਾਰਿ। 
ਖੜਗ ਸਿੰਘ ਅਤਿ ਕੋਪ ਕਰਿ ਦੀਨੋ ਇਨਹ _ਸੰਘਾਰਿ। ੧੩੭੬। 
ਮਾਵੀਲ” 
ਸੀ ਹਰਿ ਓਰ ਤੇ ਅਉਰ ਨਰੇਸ ਚਲੇ ਤਿਨ ਸੈਗਿ ਮਹਾ ਦਲੂ ਲੀਨੋ। 
ਸੂਰਤ ਸਿੰਘ ਸਪੂਰਨ ਸਿੰਘ ਚਲਿਯੋ ਬਰਸਿੰਘ ਸੁ ਕੋਪ ਪ੍ਰਬੀਨੋ। 
ਅਉ ਮਤਿ ਸਿੰਘ ਸਜਿਯੋ ਤਨ _ਕਉਚ ਸੂ ਸਸਤ੍ਰਨ _ਅਸਤੁਨ _ਮਾਝਿ _ਪ੍ਰਬੀਨੋ। 
ਧਾਇ ਕੈ ਸ੍ਰੀ ਖੜਗੇਸ ਕੇ ਸੰਗਿ ਜੁ ਚਾਰ ਹੀ ਭੂਪਨ ਆਹਵ ਕੀਨੋ। ੧੩੭੭। 
ਦੰਹਰ” 
ਇਤ ਚਾਰੋ_ਭੂਪਤਿ ਲਰੈ ਖੜਗ ਸਿੰਘ ਕੇ ਸੈਗਿ। 
ਉਤ ਦੋਊ ਦਿਸ ਕੀ ਲਰਤ _ਸਬਲ ਸੈਨ _ਚਤੁਰੈਗਿ। ੧੩੭੮। 
ਕਾ/ਭਤ 
ਰਥੀ ਸੈਗਿ ਰਥੀ ਮਹਾਰਥੀ ਸੈਗਿ ਮਹਾਰਥੀ 
ਸੁਵਾਰ ਸਿਉ ਸੁਵਾਰ ਅਤਿ ਕੋਪ ਕੈ ਕੈ ਮਨ ਸੈ। 
ਪੈਦਲ ਸਿਉ ਪੈਦਲ ਲਰਤ ਭਏ ਰਨ ਬੀਚ 
ਜੁਧ ਹੀ ਮੈ ਰਾਖਿਓ ਮਨ ਰਾਖਿਓ ਨ ਗ੍ਰਿਹਨ ਮੈ। 


ਕ੍ਰਿਸਨਾਵਤਾਰ ੪੫੩ 


(ਉਹ) ਮਨ ਵਿਚ ਬਹੁਤ _ਕ੍ਰੋਧਵਾਨ ਹੋਇਆ। _ਉਸ ਨਾਲ ਚਾਰ _ਹੋਰ ਰਾਜੇ 
(ਉਹ _ਆਪਣੇ) ਨਾਲ _ਬੇਹਿਸਾਬੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ _ਕਰਨ ਲਈ _ਚਲ 
”ਪਿਆ।੧੩੭੧। 


ਛਹੀ ਛੰਟਾ 
ਖੜਗ ਸਿੰਘ, _ਬਰ _ਸਿੰਘ, ਸ੍ਰੇਸ਼ਠ ਰਾਜਾ _ਗਵਨ ਸਿੰਘ ਅਤੇ ਧਰਮ ਸਿੰਘ ਤੇ ਭਵ 
ਸਿੰਘ ਵਰਗੇ _(ਸੂਰਮੇ) ਯੁੱਧ _ਵਿਚ _ਪ੍ਰਬੀਨ _ਹਨ। (ਇਨ੍ਹਾਂ ਨੇ) ਆਪਣੇ ਨਾਲ ਅਨੇਕਾਂ 


ਚਲੇ 

ਕੇ ) ਨੂੰ 
ਹੈ, ਜਿਵੇਂ _ਬਰਖਾ ਰੁਤ _(ਪਾਵਸ) _ਵਿਚ ਕਾਲੀਆਂ _ਘਟਾਵਾਂ _ਚੜ੍ਹਦੀਆਂ _ਹਨ। _(ਉਨ੍ਹਾਂ) ਸੈਨਿਕਾਂ 

ਦੇ ਬੋਲ ਦੀ 


ਯਾਦਵਾਂ ਦੀ ਸੈਨਾ ਵਿਚੋਂ _ਚਾਰ ਰਾਜੇ _(ਯੁਂਧ _ਕਰਨ ਲਈ _ ਬਾਹਰ) _ਨਿਕਲੇ _ਹਨ, 
ਜਿਨ੍ਹਾਂ ਦੇ ਨਾਂ _ਹਨ--ਸਰਸ _ ਸਿੰਘ, _ਬੀਰ ਸਿੰਘ, _ਮਹਾ ਸਿੰਘ _ਅਤੇ _ਸਾਰ _ਸਿੰਘ।੧੩੭੩। 

ਖੜਗ ਸਿੰਘ ਨਾਲ (ਯੁੱਧ _ਕਰਨ _ਦੀ) ਮਸਤੀ ਨਾਲ ਮਤੇ _ਹੋਏ ਚਾਰ _ਸੂਸ਼ਠ ਰਾਜੇ 
ਹਨ। _(ਉਹ) ਸ੍ਰੀ ਕ੍ਰਿਸ਼ਨ ਵਲੋਂ ਚਲੇ ਹਨ ਮਾਨੋ ਇਨ੍ਹਾਂ ਦਾ ਅੰਤ ਆ ਗਿਆ ਹੋਵੇ।੧੩੭੪। 

ਸਰਸ ਸਿੰਘ, ਮਹਾ ਸਿੰਘ, ਸਾਰ ਸਿੰਘ ਅਤੇ ਬੀਰ _ਸਿੰਘ--ਇਹ ਚਾਰ (ਰਾਜੇ) ਬਹੁਤ 
ਬਲ ਧਾਰ _ਕੇ _ਤਦੋ' ਯਾਦਵ _ ਸੈਨਾ _ਵਿਚੋਂ _ਨਿਕਲੇ।੧੩੭੫। 

ਸੀ ਕ੍ਰਿਸ਼ਨ ਦੇ ਪਾਸੇ ਤੋਂ ਨਿਕਲੇ ਚੌਹਾਂ ਰਾਜਿਆਂ ਨੂੰ ਮਾਰ ਲਿਆ _ਗਿਆ। ਖੜਗ 
ਸਿੰਘ ਨੇ ਬਹੁਤ ਕ੍ਰੋਧ _ਕਰ ਕੇ ਇਨ੍ਹਾਂ ਨੂੰ ਮਾਰ _ਦਿੱਤਾ।੧੩੭੬। 
ਹਾਵੀਯਾਂ 

ਸੀ ਕ੍ਰਿਸ਼ਨ ਦੇ ਪਾਸੇ ਤੋਂ (ਚਾਰ) ਹੋਰ _ਰਾਜੇ _ਚਲੇ 


ਘ 


ਹਨ ਨੇ 
ਸੈਨਾ-ਦਲ ਲਿਆ ਹੋਇਆ ਹੈ। ਸੁਰਤ ਸਿੰਘ, _ਸਪੁਰਨ ਸਿੰਘ ਅਤੇ _ਬਰ 


ਇਧਰ ਚਾਰੇ _ਰਾਜੇ ਖੜਗ ਸਿੰਘ ਨਾਲ _ਲੜ ਰਹੇ ਹਨ ਅਤੇ ਉਧਰ _ਦੋਹਾਂ ਪਾਸਿਆਂ 


ਕਾ/ਝੱਤਾ 


ਹੋਇਆ। _ਕਟਾਰਾਂ, _ ਜਮਧਾੜਾਂ _ ਅਤੇ ਤਲਵਾਰਾਂ _ ਬਹੁਤ ਜ਼ਿਆਦਾ (ਚਲਦੀਆਂ ਹਨ) _ (ਜਿਨ੍ਹਾਂ 


੪੫੪ 


ਸੀ _ਦਸਮ-ਗ੍ਰੰਥ _ਸਾਹਿਬ 


ਸੈਥੀ ਜਮਧਾਰ _ਤਰਵਾਰੈ _ਘਨੀ ਸ੍ਯਾਮ ਕਹੈ 
ਮੁਸਲੀ ਤ੍ਰਿਸੂਲ ਬਾਨ ਚਲੇ ਤਾ ਹੀ ਛਿਨ ਮੈ। 
ਦੰਤਨ ਸਿਉ ਦੰਤੀ ਪੈ ਬਜੰਤ੍ਰਨ ਸਿਉ ਬਜੰਤ੍ਰੀ ਲਰਿਓ 
ਚਾਰਨ ਸਿਉ ਚਾਰਨ ਭਿਰਿਓ ਹੈ ਤਾਹੀ ਰਨ _ਮੈ। ੧੩੭੯। 
ਹਾਵੀਯਾਂ 
ਬਹੁਰੋ ਸਰ ਸਿੰਘ ਹਤਿਓ ਰਿਸ ਕੈ ਮਹਾ ਸਿੰਘਹਿ ਮਾਰਿ ਲਇਓ ਜਬ ਹੀ। 
ਪੁਨਿ ਸੂਰਤਿ ਸਿੰਘ ਸਪੂਰਨ ਸਿੰਘ ਸੁ ਸੁੰਦਰ ਸਿੰਘ ਹਨਿਓ ਤਬ ਹੀ। 
ਬਰ ਸ੍ਰੀ ਮਤਿ ਸਿੰਘ ਕੋ ਸੀਸ ਕਟਿਓ ਲਖਿ ਜਾਦਵ ਸੈਨ ਗਈ ਦਬ ਹੀ। 
ਨਭਿ ਮੈ ਗਨ ਕਿੰਨਰ ਸੀ ਖੜਗੇਸ ਕੀ ਕੀਰਤਿ ਗਾਵਤ ਹੈ ਸਬ _ਹੀ। ੧੩੮0। 
ਦੰਹਰਾ 
ਛਿਅ ਭੂਪਨ ਕੋ ਛੈ ਕੀਯੋ ਖੜਗ ਸਿੰਘ ਬਲ _ਧਾਮ। 
ਅਉਰੋ _ਭੂਪਤਿ ਤੀਨ ਬਰ ਧਾਇ ਲਰੈ ਸੰਗ੍ਰਾਮ। _੧੩੮੧। 
ਕਰਨ ਸਿੰਘ ਪੁਨਿ ਅਰਨ ਸੀ ਸਿੰਘ ਬਰਨ ਸੁਕੁਮਾਰ। 
ਖੜਗ ਸਿੰਘ ਰੁਪਿ ਰਨਿ ਰਹਿਓ ਏ ਤੀਨੋ ਸੰਘਾਰਿ। ੧੩੮੨। 
ਹਵੀਯਾਂ 
ਮਾਰ ਕੈ ਭੂਪ ਬਡੇ ਰਨ ਮੈ ਰਿਸ ਕੈ ਬਹੁਰੋ ਧਨ ਬਾਨ ਲੀਯੋ। 
ਸਿਰ ਕਾਟਿ ਦਏ ਬਹੁ ਸਤ੍ਨ ਕੇ ਕਰਿ ਅਤੂਨ ਲੈ ਪੁਨਿ ਜੁਧੁ ਕੀਯੋ। 
ਜਿਮਿ ਰਾਵਨ ਸੈਨ ਹਤੀ ਨ੍ਰਿਪ ਰਾਘਵ ਤਿਉ ਦਲੂ ਮਾਰਿ ਬਿਦਾਰ ਦੀਯੋ। 
ਗਨ ਭੂਤ _ਪਿਸਾਚ _ਸ੍ਰਿੰਗਾਲਨ _ਗੀਧਨ _ਜੋਗਿਨ _ਸੂਉਨ ਅਘਾਇ ਪੀਯੋ। _੧੩੮੩। 


ਦੰਹਨਾ 

ਖੜਗ ਸਿੰਘ ਕਰਿ ਖੜਗ ਲੈ ਰੁਦੁ ਰਸਹਿ _ਅਨੁਰਾਗ। 

ਯੋ _ਡੋਲਤ ਰਨਿ ਨਿਡਰ ਹੁਇ ਮਾਨੋ ਖੇਲਤ ਫਾਗੁ। _੧੩੮੪। 
੭ਾਵੀਯਾ 

ਬਾਨ ਚਲੇ ਤੇਈ ਕੁੰਕਮ ਮਾਨਹੁ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ। 

ਢਾਲ ਮਨੋ _ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ। 

ਸੁਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ। 

ਖੇਲਤ ਫਾਗੁ _ਕਿ ਬੀਰ _ਲਰੈ _ਨਵਲਾਸੀ ਲੀਏ _ਕਰਵਾਰ _ਕਟਾਰੀ। _੧੩੮੫। 


ਕ੍ਰਿਸਨਾਵਤਾਰ ੪ਪਪ 


ਨੂੰ ਵੇਖ ਕੇ) ਸ਼ਿਆਮ ਕਵੀ ਕਹਿੰਦੇ ਹਨ, ਉਸ ਮੌਕੇ ਤੇ ਮੋਹਲੇ, ਤ੍ਰਿਸ਼ੂਲ ਅਤੇ _ਤੀਰ _ਚਲ 
ਰਹੇ _ਹਨ। _ ਹਾਥੀਆਂ _ਨਾਲ _ਹਾਥੀ, _ਵਜੰਤ੍ਰੀਆਂ _ਨਾਲ _ਵਜੰਤ੍ਰੀ ਲੜ ਰਹੇ ਹਨ ਅਤੇ ਉਸ 
ਰਣ ਵਿਚ _ਚਾਰਣਾਂ ਨਾਲ _ਚਾਰਣ _ਲੜ ਰਹੇ _ਹਨ।੧੩੭੯। 
ਹਾਵੀਯਾਂ 

ਜਦੋਂ ਮਹਾ ਸਿੰਘ ਮਾਰ ਲਿਆ _ਗਿਆ, ਤਾਂ ਕ੍ਰੋਧਵਵਾਨ ਹੋ ਕੇ ਸਰ ਸਿੰਘ ਨੂੰ ਵੀ 
ਮਾਰ ਦਿੱਤਾ _ਗਿਆ। _ਫਿਰ ਸੂਰਤ _ਸਿੰਘ, ਸੰਪੂਰਨ ਸਿੰਘ ਅਤੇ ਸੁੰਦਰ ਸਿੰਘ ਨੂੰ ਵੀ ਉਸੇ 
ਵੇਲੇ _ਸੰਘਾਰ _ਦਿੱਤਾ _ਗਿਆ। ਫਿਰ _ਮਤਿ ਸਿੰਘ ਸੂਰਮੇ ਦਾ _ਕਟਿਆ ਹੋਇਆ ਸਿਰ ਵੇਖ 
ਕੇ ਯਾਦਵ ਸੈਨਾ ਦੁਬਕ ਗਈ। ਆਕਾਸ਼ ਵਿਚ _ਕਿੰਨਰਾਂ ਦੇ ਸਾਰੇ ਗਣ ਮਿਲ ਕੇ ਸੀ ਖੜਗ 
ਸਿੰਘ ਦਾ ਯਸ਼ ਗਾਂ ਰਹੇ ਹਨ।੧੩੮0। 
ਦੰਹਰਾ 


ਕਰਨ ਸਿੰਘ, ਬਰਨ ਸਿੰਘ ਅਤੇ ਅਰਨ ਸਿੰਘ ਬਹੁਤ ਨੌਜਵਾਨ (ਯੋਧੇ) _ਹਨ। ਖੜਗ 
ਸਿੰਘ ਨੇ ਯੁੱਧ _ਵਿਚ _ਡਟ ਕੇ ਇਨ੍ਹਾਂ `ਤਿੰਨਾਂ ਨੂੰ ਮਾਰ ਦਿੱਤਾ _ਹੈ।੧੩੮੨। 


ਯੁੱਧ-ਭੂਮੀ ਵਿਚ _ਵਡਿਆਂ ਰਾਜਿਆਂ ਨੂੰ ਮਾਰ ਕੇ ਅਤੇ ਫਿਰ ਕ੍ਰੋਧਵਾਨ ਹੋ ਕੇ (ਖੜਗ 
ਸਿੰਘ ਨੇ ਹੱਥ ਵਿਚ) _ਧਨੁਸ਼-ਬਾਣ _ਲੈ _ਲਿਆ ਹੈ। ਬਹੁਤ ਸਾਰੇ ਵੈਰੀਆਂ ਦੇ ਸਿਰ _ਕਟ 
ਦਿੱਤੇ ਹਨ ਅਤੇ ਹੱਥ ਵਿਚ ਅਸਤ ਲੈ ਕੇ ਫਿਰ ਯੁੱਧ ਕੀਤਾ ਹੈ। ਜਿਵੇਂ ਰਾਮ ਚੰਦਰ ਨੇ 
ਰਾਵਣ ਦੀ ਸੈਨਾ ਮਾਰੀ ਸੀ, ਉਵੇਂ _(ਯਾਦਵਾਂ ਦੀ) ਸੈਨਾ ਨੂੰ ਮਾਰ ਕੇ ਨਸ਼ਟ 


(ਜੋ) ਬਾਣ ਚਲਦੇ ਹਨ, ਉਨ੍ਹਾਂ ਨੂੰ ਕੇਸਰ (ਦੇ ਛੱਟੇ) ਸਮਝੋ, (ਅਤੇ ਜੋ) ਬਰਛੇ ਮਾਰੇ 


ਜਾ ਰਹੇ ਹਨ, ਉਨ੍ਹਾਂ ਨੂੰ ਗੁਲਾਲ ਦੀ _ਮੁਠ _(ਸੁਟੀ ਜਾ ਰਹੀ ਸੋਚੋ)। _ਢਾਲਾਂ ਮਾਨੋ _ਡਫਾਂ ਦੀ 
ਮਾਲਾ _ਬਣੀਆਂ ਹੋਈਆਂ _ਹੋਣ (ਅਤੇ _ਜੋ) _ਹੱਥਾਂ _ਨਾਲ ਬੰਦੂਕਾਂ ਚਲ _ਰਹੀਆਂ _ਹਨ, (ਉਨ੍ਹਾਂ 
ਨੂ (ਜੋ) ਯੋਧਿਆਂ ਦੇ ਲਹੂ _ਭਿਜੇ _ਕਪੜੇ _ਹਨ (ਉਨ੍ਹਾਂ ਦੀ) ਉਪਮਾ 
(ਇਹ _ਸਮਝੋ) ਮਾਨੋ _ਕੇਸਰ _ਘੋਲ _ਕੇ ਪਾਇਆ _ਗਿਆ ਹੋਵੇ। _ਸੂਰਵੀਰ ਹੋਲੀ ਖੇਡ _ਰਹੇ 
ਹਨ ਅਤੇ _ਤਲਵਾਰਾਂ `ਤੇ _ਕਟਾਰਾਂ (ਉਨ੍ਹਾਂ ਦੇ ਹੱਥਾਂ _ਵਿਚ) _ਫੁਲਝੜੀਆਂ ਵਾਂਗ ਸ਼ੋਭਾ _ਪਾ 
ਰਹੀਆਂ ਹਨ।੧੩੮੫। 


੪੫੬ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਖੜਗ ਸਿੰਘ ਅਤਿ ਲਰਤ ਹੈ ਰਸ ਰੁਦੂਹਿ ਅਨੁਰਾਗਿ। 
ਰਨ _ਚੰਚਲਤਾ ਬਹੁ _ਕਰਤ _ਜਨ _ਨਟੂਆ _ਬਡਭਾਗਿ। _੧੩੮੬। 


ਹਾਵੀਯਾਂ 
ਸਾਰਥੀ ਆਪਨੇ ਸੋ ਕਹਿ ਕੈ ਸੁ ਧਵਾਇ ਤਹੀ ਰਥ ਜੁਧੁ ਮਚਾਵੈ। 
ਸਸਤ੍ਰ ਪ੍ਰਹਾਰਤ ਸੂਰਨ ੈ ਕਰਿ _ਹਾਥਨ ਕੋ _ਅਰਥਾਵ ਦਿਖਾਵੈ। 
ਦੁੰਦਭਿ ਢੋਲ ਮ੍ਰਿਦੰਗ _ਬਜੈ _ਕਰਵਾਰ _ਕਟਾਰਨ ਤਾਲ _ਬਜਾਵੈ। 


ਮਾਰ ਹੀ ਮਾਰ ਉਚਾਰ ਕਰੈ ਮੁਖਿ ਯੌ ਕਰਿ ਨ੍ਰਿਤ ਅਉ ਗਾਨ ਸੁਨਾਵੈ। ੧੩੮੭। 


ਮਾਰ ਹੀ ਮਾਰ _ਅਲਾਪ _ਉਚਾਰਤ ਦੁੰਦਭਿ ਢੋਲ ਮ੍ਰਿਦੰਗ ਅਪਾਰਾ। 
ਸਤ੍ੂਨ ਕੇ ਸਿਰ ਅਤੁ _ਤਰਾਕ ਲਗੈ _ਤਿਹਿ ਤਾਲਨ ਕੋ _ਠਨਕਾਰਾ। 
ਜੂਝਿ ਗਿਰੇ ਧਰਿ ਰੀਝ ਕੈ ਦੇਤ ਹੈ ਪ੍ਰਾਨਨ ਦਾਨ ਬਡੇ ਰਿਝਿਵਾਰਾ। 
ਨਿਰਤ ਕਰੈ ਨਟ ਕੋਪ ਲਰੈ ਭਟ ਜੁਧ ਕੀ ਠਉਰ ਕਿ ਨ੍ਰਿਤ ਅਖਾਰਾ। ੧੩੮੮। 


ਰਨ ਭੂਮਿ ਭਈ ਰੰਗ ਭੂਮਿ ਮਨੋ ਧੁਨਿ ਦੁੰਦਭਿ ਬਾਜੇ _ਮਿਿਦੰਗ ਹੀਯੋ। 
ਸਿਰ _ਸਤ੍ਨ ਕੇ ਪਰ ਅਤਰ ਲਗੈ _ਤਤਕਾਰ ਤਰਾਕਨਿ ਤਾਲ ਲੀਯੋ। 
ਅਸਿ ਲਾਗਤ ਝੂਮਿ _ਗਿਰੈ ਮਰਿ ਕੈ ਭਟ ਪ੍ਰਾਨਨ ਮਾਨਹੁ ਦਾਨ ਕੀਯੋ। 
ਬਰ ਨ੍ਰਿਤ ਕਰੈ ਕਿ ਲਰੈ ਨਟ ਜ੍ਯੋ ਨ੍ਰਿਪ ਮਾਰ ਹੀ ਮਾਰ ਸੁਰਾਗ ਕੀਯੋ। ੧੩੮੯। 


ਦੰਹਰਾ 
ਇਤੋ ਜੁਧ ਹਰਿ ਹੇਰਿ ਕੈ ਸਬਹਨਿ _ਕਹਿਯੋ ਸੁਨਾਇ। 
ਕੋ ਭਟ ਲਾਇਕ ਸੈਨ ਮੈ ਲਰੈ ਜੁ ਯਾ ਸੈਗਿ ਜਾਇ। ੧੩੯0। 


ਚੱਪਣਾ 
ਘਨ ਸਿੰਘ ਘਾਤ ਸਿੰਘ ਦੋਊ ਜੋਧੇ। ਜਾਤ ਨ ਕਿਸੀ ਸੁਭਟ ਤੇ ਸੋਧੇ। 
ਘਨਸੁਰ _ਸਿੰਘ ਘਮੰਡ ਸਿੰਘ _ਧਾਏ। ਮਾਨਹੁ _ਚਾਰੋ ਕਾਲ _ਪਠਾਏ। _੧੩੯੧। 


ਤਬ ਤਿਹ ਤਕਿ ਚਹੂੰਅਨ ਸਰ ਮਾਰੇ। ਚਾਰੋ ਪ੍ਰਾਨ ਬਿਨਾ ਕਰਿ ਡਾਰੇ। 
ਸ੍ਯੰਦਨ ਅਸੂ ਸੂਤ ਸਬ _ਘਾਏ। ਸੈਨ ਸਹਿਤ ਜਮ ਲੋਕਿ ਪਠਾਏ। ੧੩੯੨। 


ਕ੍ਰਿਸਨਾਵਤਾਰ ੪੫੭ 


ਦੰਹਰਾ 

ਖੜਗ ਸਿੰਘ _ਰੁਦਰ _ਰਸ _ਦਾ ਅਨੁਰਾਗੀ ਹੋ ਹੈ 
ਅਤੇ _ਰਣ-ਭੂਮੀ _ਵਿਚ _ ਬਹੁਤ _ਫੁਰਤੀ _ਵਿਖਾ _ਰਿਹਾ _ਹੈ ਮਾਨੋ ਕੋਈ ਵਡਭਾਗੀ _ਨਟ 
ਹੌਵੇ।੧੩੮੬। 


ਨਾਵੀੰਯਾ 


ਸੂਰਮਿਆਂ ਉਪਰ _ਸ਼ਸਤ੍ਰਾਂ ਦਾ _ਪ੍ਰਹਾਰ ਹੈ (ਮਾਨੋ) ਹੱਥਾਂ ਨਾਲ _ਅਰਥ _ਪੁਰਨ ਸੰਕੇਤ 
ਕਰ ਰਿਹਾ ਹੋਵੇ। (ਯੁੱਧ _ਵਿਚ) ਧੌਂਸੇ ਅਤੇ ਢੋਲ (ਮਾਨੋ) _ਮਿਦਿੰਗ 

ਤਲਵਾਰਾਂ ਤੇ _ਕਟਾਰਾਂ (ਦਾ _ਵਜਣਾ ਮਾਨੋ) ਤਾਲ ਰਿਹਾ 
ਦੇ) ਮੂੰਹ ਤੋਂ ਮਾਰੋ _ਮਾਰੋ ਉਚਾਰਿਆ ਜਾ ਰਿਹਾ ਹੈ, _(ਉਹ ਮਾਨੋ) _ਨਾਚ _ਕਰਦਾ ਹੋਇਆ 
ਗਾਣਾ ਸੁਣਾ ਰਿਹਾ ਹੋਵੇ।੧੩੮੭। 

(ਸੂਰਮਿਆਂ ਵਲੋਂ) ਮਾਰੋ ਮਾਰੋ ਦਾ ਜੋ _ਉਂਚਾਰਨ ਹੋ (ਰਿਹਾ ਹੈ ਇਹੀ ਮਾਨੋ _ਰਾਗ 
ਦਾ) ਅਲਾਪ ਹੋ ਰਿਹਾ ਹੋਵੇ। _ਧੌਂਸੇ ਅਤੇ ਨਗਾਰੇ _ਮਾਨੋ ਅਪਾਰ _ਮਿਰਿਦੰਗ ਵਜ ਰਹੇ _ਹੋਣ। 
ਵੈਰੀਆਂ ਦੇ ਸਿਰ ਵਿਚ (ਜੋ) ਤੜਾਕ _ਕਰ _ਕੇ ਤੀਰ ਵਜਦੇ ਹਨ (ਉਹ ਮਾਨੋ) _ਕੈਂਸੀਆਂ 
ਦੀ _ਠਨਕਾਰ ਹੋ ਰਹੀ ਹੋਵੇ। _(ਜੋ _ਯੁੱਧ-ਭੂਮੀ ਵਿਚ) ਜੂਝ ਕੇ _ਡਿਗਦੇ _ਹਨ (ਉਹ ਮਾਨੋ) 
ਰੀਝ ਕੇ ਪ੍ਰਾਣਾਂ ਦਾ ਦਾਨ ਦੇ ਚੁਕੇ ਹੋਣ। ਨਟ ਨਾਚ ਕਰ ਰਹੇ ਹਨ ਜਾਂ ਯੋਧੇ ਕ੍ਰੋਧ ਕਰ 
ਕੇ ਯੁੱਧ ਕਰ ਰਹੇ ਹਨ, (ਪਤਾ ਨਹੀਂ ਇਹ) ਯੁੱਧ-ਭੂਮੀ ਹੈ ਜਾਂ ਨਾਚ ਦਾ _ਅਖਾੜਾ। ੧੩੮੮। 

(ਇਹ) _ਰਣ-ਭੂਮੀ ਮਾਨੋ _ਰੈਗ-ਭੂਮੀ _ਬਣੀ _ਹੋਈ _ਹੋਵੇ। _ਧੌਂਸਿਆਂ ਦੀ ਧੁਨ ਮਾਨੋ 
ਮ੍ਰਿਦੰਗਾਂ ਦੀ _ਧੁਨ _ਹੋਵੇ। _ਵੈਰੀਆਂ ਦੇ ਸਿਰ _ਉਤੇ _ਵਜਦੇ ਤੀਰਾਂ _ਦੀ _ਤਤਕਾਰ _(ਮਾਨੋ) 
ਕੈਂਸੀਆਂ ਦੀ _ਠਨਕਾਰ _ਹੋਵੇ। _ਤਲਵਾਰ _ਦੇ _ਲਗਣ _ਨਾਲ _ਸੂਰਮੇ ਘੁੰਮੇਰੀ ਖਾ _ਕੇ ਡਿਗਦੇ 
ਹਨ, ਮਾਨੋ ਪੁਰਾਣਾਂ ਦਾ ਦਾਨ ਦੇ ਦਿੱਤਾ ਹੋਵੇ। (ਇਹ) ਸੁੇਸ਼ਨ ਨਟ ਨਾਚ _ਕਰ ਰਹੇ ਹਨ 
ਜਾਂ ਸੂਰਮੇ _ਲੜਦੇ _ਹਨ। _ ਰਾਜਿਆਂ _ਦੁਆਰਾ _ਮਾਰੋ-ਮਾਰੋਂ _ਉਚਾਰਨਾ _(ਮਾਨੋ) _ਰਾਗ _ਦਾ 
ਅਲਾਪ _ਹੋਵੇ।੧੩੮੯। 


ਦੌਹਾਰਾ 

ਇਸ ਤਰ੍ਹਾਂ ਦਾ ਯੁੱਧ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਕਿ 
(ਸਾਡੀ) ਸੈਨਾ _ਵਿਚ _ਕਿਹੜਾ ਸੂਰਮਾ (ਇਸ) ਯੋਗ ਹੈ ਜੋ ਇਸ ਨਾਲ ਜਾ ਕੇ ਯੁੱਧ 
ਕਰੇ ।੧੩੯0। 
ਚੱਪਣਾ 


ਘਨ ਸਿੰਘ ਅਤੇ ਘਾਤ ਸਿੰਘ ਦੋਵੇਂ ਯੋਧੇ (ਅਜਿਹੇ) ਹਨ (ਜੋ) ਕਿਸੇ _ਸੂਰਵੀਰ ਪਾਸੋਂ 
ਸੋਧੇ ਨਹੀਂ ਜਾ _ਸਕਦੇ। (ਫਿਰ) ਘਨਸੁਰ ਸਿੰਘ ਅਤੇ ਘਮੰਡ ਸਿੰਘ ਧਾ ਕੇ ਆਏ ਹਨ, ਮਾਨੋ 
ਚੌਹਾਂ ਨੂੰ ਕਾਲ _ਨੇ ਭੇਜਿਆ _ਹੋਵੇ।੧੩੯੧। 

ਤਦ ਉਸ (ਖੜਗ ਸਿੰਘ) ਨੇ ਤਕ ਕੇ ਚੌਹਾਂ ਦੇ (ਸਿਰ ਵਿਚ) ਤੀਰ ਮਾਰੇ ਹਨ ਅਤੇ 
ਚੌਹਾਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ। (ਉਨ੍ਹਾਂ) ਸਾਰਿਆਂ ਦੇ ਰਥ, _ਰਥਵਾਨ ਅਤੇ ਘੋੜੇ 
ਵੀ ਮਾਰ ਦਿੱਤੇ _ਹਨ। ਸੈਨਾ ਸਮੇਤ (ਸਾਰਿਆਂ ਨੂੰ) ਯਮ ਲੋਕ ਵਿਚ ਭੇਜ ਦਿੱਤਾ ਹੈ।੧੩੯੨। 


੪੫੮ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਚਪਲ ਸਿੰਘ ਅਰੁ ਚਤਰ _ਸਿੰਘ ਚੰਚਲ ਸ੍ਰੀ _ਬਲਵਾਨ। 
ਚਿਤੁ ਸਿੰਘ ਅਰ ਚਉਪ ਸਿੰਘ ਮਹਾ ਰਥੀ ਸੁਰ ਗ੍ਯਾਨ। ੧੩੯੩। 
ਛਤ੍ ਸਿੰਘ ਅਰੁ ਮਾਨ ਸਿੰਘ ਸਤੁ ਸਿੰਘ ਬਲਬੰਡ। 
ਸਿੰਘ ਚਮੂੰ ਪਤਿ ਅਤਿ ਬਲੀ ਭੁਜ ਬਲਿ ਤਾਹਿ ਅਖੰਡ। ੧੩੯੪। 
ਹਵੀਯਾਂ 
ਭੂਪ ਦਸੋ ਰਿਸਿ ਕੈ ਕਬਿ ਸ੍ਯਾਮ ਕਹੈ ਖੜਗੇਸ ਕੇ ਊਪਰ ਧਾਏ। 
ਆਵਤ ਹੀ ਬਲਿ ਕੈ ਧਨੁ ਲੈ ਸੁ ਨਿਖੰਗਨ ਤੇ ਬਹੁ ਬਾਨ ਚਲਾਏ। 
ਬਾਜ ਹਨੇ ਸਤਿ ਦੁਇ ਅਰੁ ਗੈਂ ਸਤਿ ਤ੍ਰੈ ਸਤਿ ਬੀਰ ਮਹਾ ਤਬ ਘਾਏ। 
ਬੀਸ _ਰਥੀ ਅਉ ਮਹਾਰਥਿ ਤੀਸ _ਅਯੋਧਨ ਮੈ ਜਮਲੋਕਿ _ਪਠਾਏ। _੧੩੯੫। 


ਪੁਨਿ ਧਾਇ ਹਨੇ ਸਤਿ ਗੈ ਹਯ ਦੁਇ ਸਤਿ ਅਯੁਤ ਪਦਾਤ ਹਨੇ ਰਨ ਮੈ। 
ਸੁ ਮਹਾਰਥੀ ਅਉਰ ਪਚਾਸ ਹਨੇ ਕਬਿ ਸ੍ਯਾਮ ਕਹੈ ਸੁ ਤਹੀ ਛਿਨ ਮੈ। 
ਦਸ ਹੂੰ ਨ੍ਰਿਪ ਕੀ ਬਹੁ ਸੈਨ ਭਜੀ ਲਖਿ ਜਿਉਂ ਮ੍ਰਿਗ ਕੇਹਰਿ ਕਉਂ ਬਨ ਮੈ। 
ਤਿਹ ਸੰਘਰ ਸੈ ਖੜਗੇਸ ਬਲੀ ਰੁਪਿ ਠਾਢੋ ਰਹਿਓ ਰਿਸ ਕੈ ਮਨ ਮੈ। ੧੩੯੬। 


ਕਾ/ਭਤ 
ਦਸੋ ਭੂਪ ਰਨ ਪਾਰਿਯੋ ਸੈਨ ਕਉ ਬਿਪਤ ਡਾਰਿਓ 
ਬੀਰ ਪ੍ਰਨ ਧਾਰਿਓ ਨ ਡਰੈ ਹੈ ਕਾਹੂੰ ਆਨ ਸੋ। 
ਏ ਈ ਦਸ ਭੂਪਤਿ ਰਿਸਾਇ ਸਮੁਹਾਇ ਗਏ 
ਉਤ ਆਇ ਸਉਹੇ ਭਯੋ ਮਹਾ ਸੂਰ ਮਾਨ ਸੋ। 
ਕਹੈ ਕਬਿ ਸ੍ਯਾਮ ਅਤਿ ਕੂੁਧ ਹੁਇ ਖੜਗ ਸਿੰਘ 
ਤਾਨ ਕੈ ਕਮਾਨ ਕੋ ਲਗਾਈ ਕੋ ਲਗਾਈ ਜਿਹ ਕਾਨ ਸੋ। 
ਗਜਰਾਜ ਭਾਰੇ ਅਰੁ ਜੁਧ ਕੇ ਕਰਾਰੇ 
ਦਸੋ" ਮਾਰਿ ਡਾਰੇ ਤਿਨ ਦਸ ਦਸ ਬਾਨ ਸੋ। ੧੩੯੭। 


ਦੰਹਰ” 

ਪਾਚ ਬੀਰ ਜਦੁਬੀਰ ਕੇ ਗਏ ਸੁ ਅਰਿ ਪਰ ਦਉਰਿ। 

ਛਕਤ ਸਿੰਘ ਅਰੁ ਛਤ੍ਰ ਸਿੰਘ ਛੋਹ ਸਿੰਘ ਸਿੰਘ ਗਉਰ। ੧੩੯੮। 
ਸਰਨਾ 

ਛਲਬਲ ਸਿੰਘ ਜਿਹ ਨਾਮ _ਮਹਾਬੀਰ ਬਲ ਬੀਰ ਕੋ। 

ਲਏ ਖੜਗ ਕਰਿ _ਚਾਮ ਖੜਗ ਸਿੰਘ ਪਰ ਸੋ _ਚਲਿਓ। ੧੩੯੯। 


ਕ੍ਰਿਸਨਾਵਤਾਰ ੪੫੯ 


ਦੰਹਾਰਾ 

ਚਪਲ _ ਸਿੰਘ, _ਚਤੁਰ ਸਿੰਘ, ਚੰਚਲ _ਸਿੰਘ ਅਤੇ ਬਲਵਾਨ; ਤੇ ਚਿਤ੍ਰ _ਸਿੰਘ ਅਤੇ 
ਚੌਪ _ਸਿੰਘ ਮਹਾਨ _ਰਥੀ _ ਅਤੇ _ ਸੇਸ਼ਠ _ਗਿਆਨ _ ਵਾਲੇ _ਹਨ।੧੩੯੩। 

ਛਤ੍ਹ ਸਿੰਘ, ਮਾਨ ਸਿੰਘ ਅਤੇ ਸਤ੍ਰ _ਸਿੰਘ (ਜੋ) ਬਲੀ ਯੋਧੇ _ਹਨ ਅਤੇ _ਚਮੂੰਪਤਿ 
ਸਿੰਘ ਮਹਾਨ _ ਬਲੀ __ਅਤੇ _ ਅਖੰਡ _ਭੁਜ _ਬਲ _ਵਾਲਾ _ਹੈ।੧੩੯੪। 
ਹਾਵੀਯਾਂ 


ਦਿੱਤਾ ਹੈ। _(ਉਨ੍ਹਾਂ ਨੇ) ਆਉਂਦਿਆਂ ਹੀ ਬਲ ਪੂਰਵਕ _ਧਨੁਸ਼ _ਲੈ 


ਅਤੇ _ਤਿੰਨ ਸੌ ਮਹਾਨ _ਸੂਰਵੀਰ _ਮਾਰ _ਦਿੱਤੇ _ਹਨ। _ਵੀਹ _ਰਥੀਆਂ ਅਤੇ _ਤੀਹ _ਮਹਾਰਥੀਆਂ 
ਨੂੰ ਮਾਰ ਕੇ _ਯਮ ਲੋਕ _ਵਿਚ ਪਹੁੰਚਾ ਦਿੱਤਾ _ਹੈ।੧੩੯੫। 

ਫਿਰ (ਖੜਗ ਸਿੰਘ ਨੇ) ਧਾਵਾ ਬੋਲ ਕੇ ਸੌ ਘੋੜੇ, ਦੋ ਸੋ ਹਾਥੀ ਅਤੇ ਦਸ ਹਜ਼ਾਰ 
(ਅਯੂਤ”) _ਪਿਆਦੇ _(“ਪਦਾਤ”) ਸਿਪਾਹੀ _ਮਾਰ _ਦਿੱਤੇ _ਹਨ। _ਹੋਰ ਪੰਜਾਹ _ਮਹਾਰਥੀ _ਮਾਰੇ 
ਹਨ। _ਕਵੀ _ਸਿਆਮ _ਕਹਿੰਦੇ ਹਨ, (ਇਹ ਸਭ ਕੁਝ) ਛਿਣ ਭਰ ਵਿਚ ਹੋ ਗਿਆ। ਦਸਾਂ 
ਰਾਜਿਆਂ ਦੀ ਬਹੁਤ ਸਾਰੀ ਸੈਨਾ ਭਜ ਗਈ ਹੈ ਜਿਵੇਂ ਬਨ ਵਿਚ ਸ਼ੇਰ ਨੂੰ ਵੇਖ ਕੇ ਹਿਰਨ 
(ਭਜ ਜਾਂਦੇ _ਹਨ)। ਉਸ ਯੁੱਧ _ਵਿਚ _ਬਲਵਾਨ _ਖੜਗ _ਸਿੰਘ, ਮਨ ਵਿਚ ਕ੍ਰੋਧਵਾਨ ਹੋ ਕੇ 


ਡਟਿਆ ਖੜੌਤਾ ਹੈ।੧੩੯੬। 


ਕਾ/ਭਾੱਤਾ 

(ਉਪਰੋਕਤ) ਦਸਾਂ ਰਾਜਿਆਂ ਨੇ ਰਣ ਮਚਾਇਆ ਹੋਇਆ ਹੈ ਅਤੇ ਸੈਨਾ ਨੂੰ ਬਿਪਤਾ 
ਵਿਚ ਪਾ ਦਿੱਤਾ ਹੈ। ਵੀਰ ਯੋਧੇ (ਖੜਗ ਸਿੰਘ) ਨੇ ਪੁਣ ਧਾਰਿਆ ਹੋਇਆ ਹੈ ਅਤੇ ਕਿਸੇ 
ਤੋਂ ਨਹੀਂ ਡਰਦਾ ਹੈ। ਇਹੀ ਦਸ ਰਾਜੇ _ਕ੍ਰੋਧਿਤ ਹੋਕੇ (ਉਸ ਦੇ) ਸਾਹਮਣੇ ਗਏ _ਹਨ। 
ਉਧਰੋਂ ਉਹ _ਸੂਰਵੀਰ _(ਖੜਗ _ਸਿੰਘ) ਅਭਿਮਾਨ _ਨਾਲ (ਉਨ੍ਹਾਂ ਦੇ _ਸਾਹਮਣੇ) ਡਟ ਗਿਆ 
ਹੈ। ਕਵੀ ਸ਼ਿਆਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਕਮਾਨ ਨੂੰ ਖਿਚ 
ਕੇ ਕੰਨ ਨਾਲ ਲਗਾ __ਲਿਆ ਹੈ। ਬਹੁਤ ਵੱਡੇ ਹਾਥੀਆਂ _ਅਤੇ ਯੁੱਧ _ਕਰਨ ਵਿਚ _ਬਹੁਤ 
ਤਕੜੇ _ਦਸਾਂ (ਰਾਜਿਆਂ) ਨੂੰ ਉਸ (ਖੜਗ _ ਸਿੰਘ) ਨੇ _ਦਸ ਦਸ ਤੀਰਾਂ ਨਾਲ _ਮਾਰ 


ਮੁਕਾਇਆ _ਹੈ।੧੩੯੭। 
ਦੰਹਰ” 

ਸੀ ਕ੍ਰਿਸ਼ਨ ਦੇ ਪੰਜ ਯੋਧੇ ਛਕਤ ਸਿੰਘ, ਛਤਰ ਸਿੰਘ, ਛੋਹ ਸਿੰਘ, ਅਤੇ _ਗਉਰ ਸਿੰਘ 
ਵੈਰੀ ਉਤੇ _ਧਾਵਾ ਕਰ _ਕੇ ਪਏ _ਹਨ।੧੩੯੮। 
ਸਰਨਾ 

ਜਿਸ _ਬਲਵਾਨ ਮਹਾਵੀਰ _ਦਾ ਨਾਂ _ਛਲਬਲ _ਸਿੰਘ ਹੈ, _ਉਹ _ਹੌਥ _ਵਿਚ _ਤਲਵਾਰ 
ਅਤੇ _ਢਾਲ _ਲੈ _ਕੇ ਖੜਗ _ਸਿੰਘ _(ਨਾਲ _ਜੂਝਣ ਲਈ) _ਨਿਤਰਿਆ _ਹੈ।੧੩੯੯। 


੪੬0 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣ? 
ਜਬਹੀ ਪਾਚ _ਬੀਰ ਮਿਲਿ ਧਾਏ। ਖੜਗ ਸਿੰਘ ਕੇ ਊਪਰ ਆਏ। 


ਖੜਗ ਸਿੰਘ ਤਬ _ਸਸਤੁ _ਸੰਭਾਰੇ। ਸਬ ਹੀ ਪ੍ਰਾਨ ਬਿਨਾ ਕਰਿ ਡਾਰੇ। ੧੪00। 


ਦੰਹਰਾ 
ਦੁਆਦਸ ਜੋਧੇ ਕ੍ਰਿਸਨ ਕੇ ਅਤਿ _ਬਲਬੰਡ _ਅਖੰਡ। 
ਜੀਤ ਲਯੋ ਹੈ ਜਗਤ ਜਿਨ ਬਲ ਕਰਿ _ਭੁਜਾ ਪੁਚੰਡ। ੧੪0੧ 


ਦੰਹਰਾ 
ਮੋਹਨ ਸਿੰਘ ਜਿਹਿ ਨਾਮ ਭਟ ਸੋਊ ਭਯੋ ਤਿਨ ਸੈਗਿ। 
ਸਸਤ੍ _ਧਾਰਿ ਕਰ ਮੈ ਲੀਏ ਸਾਜਿਯੋ ਕਵਚ _ਨਿਖੰਗ। _੧੪0੩। 
ਹਾਵੀਯਾਂ 
ਖੜਗੇਸ ਬਲੀ ਕਹੁ ਰਾਮ ਭਨੈ ਸਭ ਭੂਪਨ ਬਾਨ ਪ੍ਰਹਾਰ ਕਰਿਓ ਹੈ। 
ਠਾਢੋ ਰਹਿਓ ਦ੍ਰਿੜ ਭੂ ਪਰ ਮੇਰੁ ਸੋ ਆਹਵ ਤੇ ਨਹੀ ਨੈਕੁ ਡਰਿਓ ਹੈ। 
ਕੋਪ ਸਿਉ ਓਪ ਬਢੀ ਤਿਹ ਆਨਨ ਤਾ ਛਬਿ ਕੋ ਕਬਿ ਭਾਉ ਧਰਿਓ ਹੈ। 
ਰੋਸਿ ਕੀ ਆਗ ਪ੍ਰਚੰਡ ਭਈ ਸਰ ਪੁੰਜ ਛੁਟੇ ਮਾਨੋ ਘੀਉ ਪਰਿਓ ਹੈ। ੧੪0੪। 


ਜੋ ਦਲ ਹੋ ਹਰਿ ਬੀਰਨਿ ਕੇ ਸੰਗ ਸੋ ਤੋ ਕਛੂ ਅਰਿ ਮਾਰਿ ਲਯੋ ਹੈ। 

ਫੇਰਿ ਅਯੋਧਨ ਮੈ ਰੁਪ ਕੈ ਅਸਿ ਲੈ ਜੀਯ ਮੈ ਪੁਨਿ ਕੋਪੁ ਭਯੋ ਹੈ। 

ਮਾਰਿ ਬਿਦਾਰ ਦਯੋ ਘਟ ਗਯੋਂ ਦਲ ਸੋ ਕਬਿ ਕੇ ਮਨ ਭਾਉ ਨਯੋ ਹੈ। 
ਮਾਨਹੁ ਸੂਰ ਪਲੈ ਕੋ _ਚੜਿਯੋ ਜਲੁ _ਸਾਗਰ ਕੋ ਸਬ ਸੂਕਿ ਗਯੋ _ਹੈ। ੧੪0੫। 


ਪ੍ਰਥਮੇ ਤਿਨ ਕੀ ਭੂਜ ਕਾਟਿ ਦਈ ਫਿਰ ਕੈ ਤਿਨ ਕੇ ਸਿਰ ਕਾਟਿ ਦਏ। 
ਰਥ _ਬਾਜਨ ਸੂਤ ਸਮੇਤ ਸਬੈ ਕਬਿ ਸ੍ਯਾਮ ਕਹੈ ਰਨ ਬੀਚ ਛਏ। 


ਕ੍ਰਿਸਨਾਵਤਾਰ ੪੬੧ 


ਚੱਪਲ? 
ਜਦੋਂ (ਉਨ੍ਹਾਂ) ਪੰਜ ਵੀਰਾਂ ਨੇ ਮਿਲ ਕੇ ਧਾਵਾ ਕੀਤਾ ਅਤੇ ਖੜਗ ਸਿੰਘ ਦੇ ਉਪਰ 
ਚੜ੍ਹ _ ਆਏ, ਤਦੋਂ ਖੜਗ _ਸਿੰਘ ਨੇ _ ਸ਼ਸਤ੍ਰ _ਸੰਭਾਲੇ _ਅਤੇ ਸਾਰਿਆਂ _(ਰਾਜਿਆਂ) ਨੂੰ 


੨ 


ਤੋ" ਸਖਣਾ ਕਰ _ਦਿੱਤਾ।੧੪00। 


ਦੰਹਰਾ 

ਸ੍ਰੀ ਕ੍ਰਿਸ਼ਨ ਦੇ ਬਾਰ੍ਹਾਂ ਹੋਰ ਯੋਧੇ ਜੋ _ਸੂਰਵੀਰ ਅਤੇ _ਅਖੰਡ _ਤੇਜ _ਵਾਲੇ ਸਨ ਅਤੇ 
ਜਿਨ੍ਹਾਂ ਨੇ _ (ਆਪਣੀਆਂ) _ਭੁਜਾਵਾਂ _ਦੇ ਪ੍ਰਚੰਡ _ਬਲ _ਨਾਲ _ਜਗਤ _ ਨੂੰ _ਜਿਤਿਆ ਹੋਇਆ 
ਸੀ।੧੪0੧। 
੭ਾਵੀਯਾ 


ਕੀਤਾ _ਹੈ। ਜੀਵਨ _ ਸਿੰਘ, ਜਗ _ ਸਿੰਘ, ਸਦਾ ਸਿੰਘ ਅਤੇ _ਜਸ_ ਸਿੰਘ ਕ੍ਰੋਧਵਵਾਨ ਹੋਏ _ਹਨ। 
ਬੀਰਮ _ਸਿੰਘ ਨੇ ਹੱਥ _ਵਿਚ _ਬਰਛੀ ਲੈ ਕੇ ਖੜਗ ਸਿੰਘ ਨਾਲ ਯੁੱਧ ਮਚਾਇਆ ਹੋਇਆ 
ਹੰ।੧੪0੨। 

ਦੰਹਰਾ 


ਜਿਸ ਸੂਰਮੇ ਦਾ ਨਾਂ ਮੋਹਨ ਸਿੰਘ ਹੈ, ਉਹ ਵੀ ਉਨ੍ਹਾਂ ਨਾਲ ਹੈ। (ਉਸ ਨੇ) ਸ਼ਸਤੁ 
ਹੱਥ _ਵਿਚ ਧਾਰਨ _ਕਰ _ਕੇ ਕਵਚ ਦੇ ਨਾਲ ਭੱਥਾ ਸਜਾਇਆ ਹੋਇਆ _ਹੈ।੧੪0੩। 
ਮਾਵੀਲ” 

(ਕਵੀ) _ਰਾਮ _ਕਹਿੰਦੇ ਹਨ, _ਬਲਵਾਨ _ਖੜਗ ਸਿੰਘ _ਉਤੇ ਸਾਰਿਆਂ ਰਾਜਿਆਂ ਨੇ 
ਤੀਰਾਂ _ਦਾ _ਪ੍ਹਾਰ _ਕੀਤਾ _ਹੈ। _(ਪਰ ਖੜਗ _ ਸਿੰਘ) ਧਰਤੀ ਉਤੇ ਸੁਮੇਰ ਪਰਬਤ _ਵਾਂਗ 
ਦ੍ਰਿੜਤਾ ਪੂਰਵਕ _ਖੜੋਤਾ ਹੋਇਆ ਹੈ ਅਤੇ ਯੁੱਧ _ਤੋਂ ਰਤਾ ਜਿੰਨਾ ਵੀ ਨਹੀਂ ਡਰਿਆ ਹੈ। 
ਕੋਧ ਕਰ ਕੇ ਉਸ ਦੇ ਮੁਖ ਦੀ ਸ਼ੋਭਾ ਹੋਰ ਵੀ ਵਧ ਗਈ ਹੈ, ਉਸ ਦੀ ਛਬੀ ਨੂੰ (ਵੇਖ 
ਕੇ) ਕਵੀ ਨੇ (ਮਨ ਵਿਚ ਇਹ) ਭਾਵ ਧਰਿਆ ਹੈ ਕਿ ਕ੍ਰੋਧ ਦੀ ਅੱਗ ਪ੍ਰਚੰਡ ਗਈ 
ਹੈ ਅਤੇ ਤੀਰਾਂ ਦੇ ਸਮੂਹ ਛੁਟੇ ਹੋਏ (ਇੰਜ ਪ੍ਰਤੀਤ ਹੁੰਦੇ ਹਨ) ਮਾਨੋ (ਬਲਦੀ ਅੰਗ ਉਤੇ) 
ਘਿਉ ਪਿਆ ਹੋਵੇ।੧੪08। 

ਸੀ ਕ੍ਰਿਸ਼ਨ ਦੇ _ਵੀਰ-ਯੋਧਿਆਂ ਨਾਲ ਜੋ ਸੈਨਾ ਸੀ, ਉਸ ਵਿਚੋਂ ਕੁਝ ਕੁ ਵੈਰੀ ਨੇ 
ਮਾਰ ਲਈ _ਹੈ। _ਫਿਰ (ਖੜਗ _ਸਿੰਘ) ਯੁੱਧ-ਭੂਮੀ _ਵਿਚ ਡਟ ਕੇ, (ਹੱਥ _ਵਿਚ) ਤਲਵਾਰ 
ਲੈ ਕੇ ਕ੍ਰੋਧਵਵਾਨ ਹੋ ਗਿਆ ਹੈ। (ਉਸ ਨੇ ਕ੍ਰੋਧਵਾਨ ਹੋ ਕੇ ਸੈਨਾ) ਮਾਰ ਕੇ ਨਸ਼ਟ ਕਰ 
ਦਿੱਤੀ ਹੈ, ਫਲਸਰੂਪ ਸੈਨਾ ਘਟ ਗਈ ਹੈ। (ਇਸ ਸਥਿਤੀ ਨੂੰ ਵੇਖ ਕੇ) ਕਵੀ ਦੇ ਮਨ 
ਵਿਚ ਨਵਾਂ ਵਿਚਾਰ ਪੈਦਾ ਹੋਇਆ ਹੈ, ਮਾਨੋ ਪਰਲੋ ਸਮੇਂ ਦੇ ਸੂਰਜ ਦੇ ਚੜ੍ਹਨ ਨਾਲ _(ਰਣ- 
ਭੂਮੀ _ਰੂਪ) ਸਮੁੰਦਰ _ਦਾ ਜਲ ਸੁਕ _ਗਿਆ _ਹੋਵੇ।੧੪0੫। 

ਪਹਿਲਾਂ ਉਨ੍ਹਾਂ ਦੀਆਂ ਭੁਜਾਵਾਂ _ਕਟੀਆਂ ਹਨ ਅਤੇ ਫਿਰ ਉਨ੍ਹਾਂ ਦੇ ਸਿਰ ਕਟ ਦਿੱਤੇ 
ਹਨ। _ਕਵੀ ਸ਼ਿਆਮ _ਕਹਿੰਦੇ ਹਨ, ਘੋੜਿਆਂ ਸਮੇਤ ਰਥ _ਅਤੇ _ਰਥਵਾਨ ਸਾਰੇ ਯੁੱਧ _ਵਿਚ 


ਟ॥"% 


੪੬੨ 


ਸ੍ਰੀ _ਦਸਮ-ਗੁੰਥ _ਸਾਹਿਬ 
ਜਿਨ ਕੀ ਸੁਖ ਕੇ ਸੰਗ ਆਯੂ ਕਟੀ ਤਿਨ ਕੀ ਲੂਥ ਜੰਬੁਕ ਗੀਧ ਖਏ। 
ਜਿਨ ਸਤਰ _ਘਨੇ ਰਨ ਮਾਝਿ ਹਨੇ ਸੋਊ ਸੰਘਰ ਮੈ ਬਿਨੁ ਪ੍ਰਾਨ ਭਏ। ੧੪0੬। 


ਕਬਿ ਸ੍ਯਾਮ ਕਹੈ ਰਨ ਮੈ ਨ੍ਰਿਪ ਛਾਜਿਯੋ। 
ਦਿਨ ਆਧਿਕ ਮੈ _ਦਿਵਰਾਜ _ਬਿਰਾਜਿਯੋ। 
ਜਾ ਸੁਨਿ ਕੈ ਘਨ ਸਾਵਨ ਲਾਜਿਯੋ। 
ਕਾਲ ਪੂਲੈ ਜਿਉ _ਕਿਰਾਰਨ ਤੇ _ਬਢਿ ਮਾਨਹੁ _ਨੀਰਧ ਕੋਪ ਕੈ _ਗਾਜਿਯੋ। _੧੪0੭। 


ਕੈ 
ਕੈ 


ਅਉਰ _ਕਿਤੀ ਜਦੁਬੀਰ ਚਮੂੰ ਨ੍ਰਿਪ ਇਉ ਪੁਰਖਤਿ _ਦਿਖਾਇ ਭਜਾਈ। 
ਅਉਰ ਜਿਤੇ ਭਟ ਆਇ ਭਿਰੇ ਤਿਨ ਪ੍ਰਾਨਨ ਕੀ ਸਬ ਆਸ ਚੁਕਾਈ। 
ਲੈ ਕਰ ਮੈ ਅਸਿ ਸ੍ਯਾਮ ਭਨੇ ਜਿਨ ਧਾਇ ਕੈ ਆਇ ਕੈ ਕੀਨੀ ਲਰਾਈ। 
ਅੰਤ ਕੋ ਅੰਤ ਕੇ ਧਾਮਿ ਗਏ ਤਿਨ ਨਾਹਕ ਆਪਨੀ ਦੇਹ ਗਵਾਈ। ੧੪0੮। 


ਬਹੁਰੋ ਰਨ ਮੈ ਰਿਸ ਕੈ ਦਸ ਸੈ ਗਜ ਐਤ ਤੁਰੰਗ ਚਮੂੰ ਹਨਿ ਡਾਰੀ। 
ਦੁਇ ਸਤਿ ਸਿਯੰਦਨ ਕਾਟਿ ਦਏ ਬਹੁ ਬੀਰ ਹਨੇ ਬਲੁ ਕੈ ਅਸਿ ਧਾਰੀ। 
ਬੀਸ ਹਜ਼ਾਰ ਪਦਾਤ ਹਨੇ ਦੂਮ ਸੇ ਗਿਰ ਹੈ ਰਨ ਭੂਮਿ ਮੰਝਾਰੀ। 
ਮਾਨੋ _ਹਨੂੰ ਰਿਸਿ ਰਾਵਨ ਬਾਗ ਕੀ ਮੂਲ ਹੂੰ ਤੇ ਜਰ ਮੇਖ ਉਚਾਰੀ। ੧੪0੯। 


ਰਾਛਸ ਅਭ” ਹੁਤੋ ਹਰਿ ਕੀ ਦਿਸਿ ਸੋ ਬਲੁ ਕੈ ਨ੍ਰਿਪ ਊਪਰ ਧਾਯੋ। 
ਸਸਤੁ _ਸੰਭਾਰਿ ਸਬੈ ਅਪੁਨੇ ਚਪਲਾ ਸਮ ਲੈ ਅਸਿ ਕੋਪ ਬਢਾਯੋ। 
ਗਾਜਤ ਹੀ _ਬਰਖਿਯੋ ਬਰਖਾ ਸਰ _ਸ੍ਯਾਮ _ਕਬੀਸਰ ਯੋ ਗੁਨ ਗਾਯੋ। 
ਮਾਨਹੁ ਗੋਪਨ ਕੇ ਗਨ ਪੈ ਅਤਿ ਕੋਪ ਕੀਏ ਮਘਵਾ ਚਢਿ _ਆਯੋ। _੧੪੧0। 


ਦੈਤ ਚਮੂੰ ਘਨ ਜਿਉ ਉਮਡੀ ਮਨ ਮੈ ਨ ਕਛੂ ਨ੍ਰਿਪ ਹੂੰ ਡਰੁ ਕੀਨੋ। 
ਕੋਪ ਬਢਾਇ ਘਨੋ ਚਿਤ ਮੈ ਧਨੁ ਬਾਨ ਸੈਭਾਰਿ ਭਲੇ ਕਰ ਲੀਨੋ। 
ਥੈਚ ਕੈ ਕਾਨ ਪ੍ਰਮਾਨ ਕਮਾਨ ਸੁ ਛੇਦ ਹ੍ਹਿਦਾ ਸਰ ਸੋ _ਅਰਿ ਦੀਨੋ। 
ਮਾਨਹੁ ਬਾਂਬੀ ਮੈ ਸਾਪ ਧਸਿਓ ਕਬਿ ਨੇ ਜਸੁ ਤਾ ਛਬਿ ਕੋ ਇਮਿ ਚੀਨੋ। ੧੪੧੧। 


ਬਾਨਨ ਸੈਗਿ ਸੁ ਮਾਰਿ ਕੈ ਸਤ੍ਰਨ ਰਾਮ ਭਨੇ ਅਸਿ ਸੋ ਪੁਨਿ ਮਾਰਿਓ। 

ਸੁੂਉਨ ਸਮੂਹ ਪਰਿਓ ਤਿਹ ਤੇ ਧਰਿ ਪ੍ਰਾਨ ਬਿਨਾ ਕਰਿ ਭੂ ਪਰ _ਡਾਰਿਓ। 

ਤਾ ਛਬਿ ਕੀ ਉਪਮਾ ਲਖਿ ਕੈ ਕਬਿ ਨੇ ਮਖਿ ਤੇ ਇਹ ਭਾਤਿ ਉਚਾਰਿਓ। 
ਖਗ _ਲਗਿਯੋ ਤਿਹ ਕੋ ਨਹੀ ਮਾਨਹੁ ਲੈ ਕਰ ਮੈ ਜਮ ਦੰਡ ਪ੍ੁਹਾਰਿਓ। ੧੪੧੨। 


“ਅਉਰ? 


ਕ੍ਰਿਸਨਾਵਤਾਰ ੪੬੩ 


ਨ 
ਕੂ ਮੈਂਘ ਤੋ ਕੈਂਘ 
&ਕ& 3 %!% %, 
ਰਾ ਵਾ 
% 

| 
੩; 
ਹੀ ਇਿ 

ਨ 

ਤੋ ਹੂ 

31 


ਜੀਣ 
ਵਿਚ 
ਲੜਾਈ _ਕੀਤੀ ਹੈ, (ਉਹ) ਅੰਤ ਨੂੰ ਯਮਰਾਜ _ਦੇ _ਘਰ 
0੮। 
ਹਾਥੀ 


& ਗੇ 


ਤੀ 


(ਇੰਜ ਪੁਤੀਤ ਹੁੰਦਾ ਹੈ) ਮਾਨੋ ਹਨੂਮਾਨ ਨੇ ਕ੍ਰੋਧ ਕਰ ਕੇ _ਰਾਵਣ 
ਪੁਟ ਦਿੱਤੀ ਹੋਵੇ।੧੪0੯। 


ਕ੍ਰਿਸ਼ਨ ਦੀ ਸੈਨਾ ਵਿਚ _'ਅਭੂ” (ਨਾਂ ਦਾ ਇਕ) ਰਾਖਸ਼ ਸੀ। ਉਸ ਨੇ ਬਲ 
(ਖੜਗ ਸਿੰਘ) _ਉਪਰ _ ਹਮਲਾ _ਕਰ ਦਿੱਤਾ ਹੈ। (ਉਸ ਨੇ) ਆਪਣੇ ਸਾਰੇ 
ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਬਿਜਲੀ ਵਾਂਗ (ਚਮਕਦੀ ਹੋਈ) ਤਲਵਾਰ ਨੂੰ ਲੈ ਕੇ (ਆਪਣੇ) 


ਪਲ 
੩ ਐਂ ਤੈਂ ਤੂੰ ਕੈ $ 
ਹੂ 
ਹੈ 
ਕੂ 
ਨਹ 
3 
ਜਿ 
ਤੀ 
ਹੈ 
ਰੰ 
੫) 3 
੩ ਬੰ 


3 


ਹਨ (ਕਿ ਉਸ ਨੇ) ਗਜਦਿਆਂ ਹੀ ਤੀਰਾਂ ਦੀ ਬਰਖਾ _ਲਗਾ ਦਿੱਤੀ ਹੈ, _ਮਾਨੋ __ਗਵਾਲਿਆਂ 
ਦੀ _ਟੋਲੀ _ਉਤੇ _ਬਹੁਤ ਕ੍ਰੋਧ _ਕਰ _ਕੇ ਇੰਦਰ ਚੜ੍ਹ __ਆਇਆ _ਹੋਵੇ।੧੪੧0। 
ਸੈਨਾ ਬਦਲ ਵਾਂਗ _ਉਮਡੀ ਹੈ, ਪਰ ਰਾਜਾ (ਖੜਗ ਸਿੰਘ) ਨੇ ਮਨ ਵਿਚ 
ਨਹੀਂ ਮੰਨਿਆ ਹੈ। ਚਿਤ ਵਿਚ ਬਹੁਤ ਕ੍ਰੋਧ ਵਧਾ ਕੇ (ਉਸ ਨੇ) 
ਹਾਂ _ਧਨੁਸ਼ ਬਾਣ ਲਏ ਹੋਏ _ਹਨ। ਕੰਨ ਤਕ ਕਮਾਨ ਨੂੰ ਖਿਚ ਕੇ, ਤੀਰ 
ਹਿਰਦਾ _ਵਿੰਨ ਦਿੱਤਾ ਹੈ। ਇਸ _ਛਬੀ ਦਾ ਯਸ਼ ਕਵੀ ਨੇ ਇਸ ਤਰ੍ਹਾਂ 
ਮਾਨੋ _ਖੁਡ _ਵਿਚ _ ਸੱਪ _ਵੜ ਗਿਆ _ਹੋਵੇ।੧੪੧੧। 


ਉਪਮਾ ਕਵੀ ਨੇ (ਆਪਣੇ) ਮੂੰਹ ਤੋਂ `ਇਸ ਤਰ੍ਹਾਂ ਉਚਾਰੀ ਹੈ, ਮਾਨੋ ਉਸ ਨ 
ਲਗੀ, _ ਸਗੋ __ਯਮ _ ਨੇ _ (ਆਪਣਾ) _ ਡੰਡਾ _ ਮਾਰਿਆ _ਹੋਵੇ।੧੪੧੨। 


੪੬੪ 


ਸੀ _ਦਸਮ-ਗ੍ਰੰਥ _ਸਾਹਿਬ 


ਰਾਛਸ ਮਾਰਿ ਲਯੋ ਜਬ ਹੀ ਤਬ ਰਾਛਸ ਕੋ ਰਿਸ ਕੈ ਦਲੁ ਧਾਯੋ। 
ਆਵਤ ਹੀ ਕਬਿ ਸ੍ਯਾਮ ਕਹੈ ਬਿਬਿਧਾਯੁਧ ਲੈ ਅਤਿ ਜੁਧੁ _ਮਚਾਯੋ। 
ਦੈਤ ਘਨੇ ਤਹ ਘਾਇਲ ਹੈ ਬਹੁ _ਘਾਇਨ ਸੋ _ਖੜਗੇਸਹਿ ਘਾਯੋ। 
ਸੋ ਸਹਿ ਕੈ ਅਸਿ ਕੋ ਗਹਿ ਕੈ ਨ੍ਰਿਪ ਜੁਧ ਕੀਯੋ ਨਹੀ ਘਾਉ ਜਤਾਯੋ। ੧੪੧੩। 


ਧਾਇ ਪਰੇ ਸਬ ਰਾਛਸਿ ਯਾ ਪਰ ਹੈ ਤਿਨ ਕੈ ਮਨਿ ਕੋਪੁ ਬਢਿਓ। 

ਗਹਿ ਬਾਨ ਕਮਾਨ ਗਦਾ ਬਰਛੀ ਤਿਨ _ਮਿਆਨਹੁ _ਤੇ _ਕਰਵਾਰ ਕਢਿਓ। 

ਸਬ ਦਾਨਵ ਤੇਜ ਪੂਚੰਡ ਕੀਯੋ ਰਿਸ ਪਾਵਕ ਮੈ ਤਿਨ ਅੰਗ ਡਢਿਓ। 

ਇਹ ਭਾਤਿ ਪ੍ਰਹਾਰਤ ਹੈ ਨ੍ਰਿਪ ਕਉ _ਤਨ ਕੰਚਨ ਮਾਨੋ ਸੁਨਾਰ ਗਢਿਓ। _੧੪੧੪। 


ਜਿਨ ਹੂੰ ਨ੍ਰਿਪ ਕੇ ਸੈਗਿ ਜੁਧ ਕੀਯੋ ਸੁ ਸਬੈ ਇਨ ਹੂੰ ਹਤਿ ਕੈ ਤਬ ਦੀਨੇ। 
ਅਉਰ ਜਿਤੇ ਅਰਿ ਜੀਤ ਬਚੈ ਤਿਨ ਕੇ ਬਧ ਕਉ ਕਰਿ ਆਯੁਧ ਲੀਨੇ। 
ਤਉ ਇਨ ਭੂਪ ਸਰਾਸਨ ਲੈ ਕੀਏ ਸਤ੍ਰਨ ਕੇ ਤਨ ਮੁੰਡਨ ਹੀਨੇ। 

ਜੋ ਨ ਡਰੇ ਸੁ ਲਰੇ ਪੁਨਿ ਧਾਇ ਨਿਦਾਨ ਵਹੀ ਨ੍ਰਿਪ ਖੰਡਨ ਕੀਨੇ। ੧੪੧੫। 


ਬੀਰ ਬਡੋਂ ਇਕ ਦੈਤ ਹੁਤੋਂ ਤਿਨਿ ਕੋਪ ਕੀਯੋ ਅਤਿ ਹੀ ਮਨ ਮੈ। 

ਇਹ ਭਾਤਿ ਸੋ ਭੂਪ ਕਉ ਬਾਨ ਹਨੇ ਸਬ ਫੋਕਨ ਲਉ ਗਡਗੇ ਤਨ ਮੈ। 

ਤਬ ਭੂਪਤਿ ਸਾਗ ਹਨੀ ਰਿਪੁ ਕੋ _ਧਸ ਗੀ ਉਰਿ ਜਿਉ ਚਪਲਾ ਘਨ ਮੈ। 

ਸੁ ਮਨੋ ਉਰਗੇਸ ਖਗੇਸ ਕੇ ਤ੍ਰਾਸ ਤੇ ਧਾਇ ਕੈ ਜਾਇ ਦੁਰਿਓ ਬਨ ਮੈ। ੧੪੧੬। 


ਲਾਗਤ ਸਾਂਗ ਕੈ ਪ੍ਰਾਨ ਤਜੇ ਤਿਹ ਅਉਰ ਹੁਤੋ ਤਿਹ ਕੋ ਅਸਿ ਝਾਰਿਓ'। 
ਕੋਪ ਅਯੋਧਨ ਮੈ ਖੜਗੇਸ ਕਹੈ ਕਥਿ ਰਾਮ ਮਹਾ ਬਲ _ਧਾਰਿਓ। 

ਰਾਛਸ ਤੀਸ ਰਹੋ ਤਿਹ ਠਾ ਤਿਹ ਕੋ ਤਬ ਹੀ ਤਿਹ ਠਉਰ ਸੰਘਾਰਿਓ। 

ਪ੍ਰਾਨ ਬਿਨਾ ਇਹ _ਭਾਤਿ ਪਰਿਓ ਮਘਵਾ ਮਨੋ _ਬਜੂ _ਭਏ _ਨਗੁ _ਮਾਰਿਓ। ੧੪੧੭। 


ਕਾ/ਭਤ 

ਕੇਤੇ ਰਾਛਸਨ ਹੂੰ ਕੀ ਭੁਜਨ ਕਉ ਕਾਟਿ ਦਯੋ 
ਕੇਤੇ ਸਿਰ ਸਤ੍ਨ ਕੇ ਖੰਡਨ ਕਰਤ ਹੈ। 

ਕੇਤੇ ਭਾਜਿ ਗਏ ਅਰਿ ਕੇਤੇ ਮਾਰਿ ਲਏ ਬੀਰ 

ਰਨ ਹੂੰ ਕੀ ਭੂਮਿ ਹੂੰ ਤੇ ਪੈਗੁ ਨ ਟਰਤ ਹੈ। 

ਸੈਥੀ ਜਮਦਾਰ ਲੈ _ਸਰਾਸਨ _ਗਦਾ ਤ੍ਰਿਸੂਲ 

ਦੁਜਨ ਕੀ ਸੈਨਾ ਬੀਚ ਐਸੇ ਬਿਚਰਤ ਹੈ। 

ਆਗੇ ਹੁਇ ਲਰਤ ਪਗ ਪਾਛੇ ਨ ਕਰਤ ਡਗ 
ਕਬੂੰ ਦੇਖੀਯਤ ਕਬ ਦੇਖਿਓ ਨ ਪਰਤ ਹੈ। _੧੪੧੮। 


ਕ੍ਰਿਸਨਾਵਤਾਰ ੪੬੫ 


ਜਦੋਂ _ਰਾਖਸ਼ ਨੂੰ ਮਾਰ ਲਿਆ ਗਿਆ, ਤਦੋਂ _ਰਾਖਸ਼ ਦੀ ਸੈਨਾ ਨੇ ਕ੍ਰੋਧ ਕਰ ਕੇ ਧਾਵਾ 

ਕਰ _ਦਿੱਤਾ। _ਕਵੀ ਸ਼ਿਆਮ ਕਹਿੰਦੇ ਹਨ, ਆਉਂਦਿਆਂ ਹੀ (ਰਾਖਸ਼ ਸੈਨਾ ਨੇ) ਬਹੁਤ ਤਰ੍ਹਾਂ 

ਦੇ ਸ਼ਸਤੁ ਲੈ ਕੇ ਯੁੱਧ ਮਚਾ ਦਿੱਤਾ ਹੈ। ਬਹੁਤ ਸਾਰੇ ਦੈਂਤ ਉਥੇ ਘਾਇਲ ਹੋਏ ਹਨ ਅਤੇ 

ਨੇ ਦਾਉ ਵਰਤ ਕੇ ਖੜਗ ਸਿੰਘ ਨੂੰ ਵੀ ਘਾਇਲ ਕਰ ਦਿੱਤਾ ਹੈ। (ਉਨ੍ਹਾਂ ਦੇ 

ਵਾਰਾਂ ਨੂੰ) ਸਹਿ ਕੇ ਅਤੇ ਤਲਵਾਰ ਨੂੰ ਪਕੜ _ਕੇ ਰਾਜਾ ਖੜਗ _ਸਿੰਘ ਨੇ 

ਹੈ ਅਤੇ (ਆਪਣੇ ਸ਼ਰੀਰ _ਉਤੇ _ਲਗੇ) _ ਜ਼ਖ਼ਮਾਂ ਨੂੰ __ਜਣਾਇਆ _ ਤਕ _ ਨਹੀਂ।੧੪੧੩। 
ਕੇ 


ਸਾਰੇ _ਰਾਖਸ਼ਾਂ ਨੇ ਆਪਣੇ ਮਨ ਵਿਚ ਰੋਸ ਨੂੰ ਵਧਾ ਕੇ ਅਤੇ ਧਾ ਉਸ ਉਤੇ 
ਹਮਲਾ _ਬੋਲ ਦਿੱਤਾ ਹੈ। ਉਨ੍ਹਾਂ ਨੇ _(ਹੱਥ _ਵਿਚ) ਬਾਣ, _ਧਨੁਸ਼, ਗਦਾ ਅਤੇ _ਬਰਛੀ _ਪਕੜੀ 
ਹੋਈ ਹੈ ਅਤੇ ਮਿਆਨ ਵਿਚੋਂ ਤਲਵਾਰਾਂ _ਕਢੀਆਂ ਹੋਈਆਂ _ਹਨ। ਸਾਰਿਆਂ ਰਾਖਸ਼ਾਂ ਨੇ ਪ੍ਰਚੰਡ 


ਤੇਜ ਵਧਾਇਆ ਹੋਇਆ ਹੈ ਅਤੇ ਗੁੱਸੇ ਦੀ _ਅਗਨੀ ਨਾਲ ਉਨ੍ਹਾਂ ਦੇ 
ਹਨ। (ਉਹ ਸਾਰੇ) ਇਸ ਤਰ੍ਹਾਂ ਰਾਜਾ (ਖੜਗ ਸਿੰਘ) ਦੇ ਸ਼ਰੀਰ ਉਪਰ _ਵਾਰ _ਕਰਦੇ ਹਨ 
ਮਾਨੋ __ਸੁਨਿਆਰਾ _ ਸੋਨੇ _ ਨੂੰ ਘੜ ਰਿਹਾ _ਹੋਵੇ।੧੪੧੪। 

ਜਿਨ੍ਹਾਂ _(ਰਾਖਸ਼ਾਂ) ਨੇ _ਰਾਜਾ _(ਖੜਗ ਸਿੰਘ) _ਨਾਲ _ ਯੁੱਧ _ਕੀਤਾ ਹੈ, ਉਨ੍ਹਾਂ ਸਾਰਿਆਂ 
ਨੂੰ (ਉਥੇ ਹੀ) ਖ਼ਤਮ _ਕਰ ਦਿੱਤਾ ਗਿਆ ਹੈ। ਹੋਰ ਜਿਤਨੇ ਵੈਰੀ ਜੀਉਂਦੇ ਬਚੇ ਨ 
ਨੂੰ ਮਾਰਨ ਲਈ _(ਰਾਜੇ ਨੇ) ਹੱਥ _ਵਿਚ ਸ਼ਸਤਰ _ਧਾਰਨ ਕੀਤੇ _ਹਨ। ਤਦ ਉਸ ਰਾਜੇ ਨੇ 
ਹੌਥ _ਵਿਚ _ਧਨੁਸ਼ _ਬਾਣ ਧਾਰਨ _ਕਰ ਕੇ ਵੈਰੀਆਂ ਦੇ ਸ਼ਰੀਰ _ਸਿਰਾਂ ਤੋਂ 
ਹਨ। ਜੋ (ਸ਼ੂਰਵੀਰ ਰਾਜਾ ਖੜਗ ਸਿੰਘ) ਤੋਂ ਡਰੇ ਨਹੀਂ ਸਗੋਂ ਧਾ ਕੇ 
ਹਨ, _ਅੰਤ _ਵਿਚ ਉਨ੍ਹਾਂ ਨੂੰ ਰਾਜੇ _ਨੇ ਟੁਕੜੇ ਟੁਕੜੇ _ਕਰ _ਦਿੱਤਾ ਹੈ 

ਇਕ ਬਹੁਤ ਵੱਡਾ ਦੈਂਤ ਯੋਧਾ _ਸੀ। ਉਸ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ _ਕੀਤਾ। 
(ਉਸ ਨੇ) ਰਾਜਾ (ਖੜਗ _ਸਿੰਘ) ਨੂੰ ਇਸ ਤਰ੍ਹਾਂ ਤੀਰ ਮਾਰੇ ਉਹ 
ਉਸ ਦੇ ਸ਼ਰੀਰ ਵਿਚ _ਗਡੇ _ਗਏ _ਹਨ। _ਤਦ ਰਾਜੇ ਨੇ ਵੈਰੀ 
ਦੀ) ਛਾਤੀ ਵਿਚ _(ਇੰਜ) _ਧਸ ਗਈ, ਜਿਵੇਂ ਬਿਜਲੀ _ਬਦਲ 
(ਜਾਂ ਇੰਜ ਪੁਤੀਤ ਹੁੰਦਾ ਹੈ) ਮਾਨੋ _ਗਰੂੜ ਦੇ _ਡਰ ਤੋਂ ਸ਼ੇਸ਼ਨਾਗ 
ਲੁਕਿਆ ਹੱਵੇ।੧੪੧੬। 

ਸਾਂਗ ਦੇ _ਲਗਦਿਆਂ ਹੀ (ਉਸ ਨੇ) ਪ੍ਰਾਣ ਛਡ ਦਿੱਤੇ ਹਨ ਅਤੇ (ਉਥੇ ਇਕ) ਹੋਰ 
(ਦੈਂਤ) ਵੀ ਸੀ, ਉਸ ਨੂੰ ਵੀ ਤਲਵਾਰ ਨਾਲ ਝਾੜ ਸੁਟਿਆ ਹੈ। ਕਵੀ ਰਾਮ ਕਹਿੰਦੇ ਹਨ, 
ਖੜਗ ਸਿੰਘ ਨੇ ਕ੍ਰੋਧ ਕਰ ਕੇ ਯੁੱਧ-ਭੂਮੀ ਵਿਚ (ਆਪਣੇ) ਬਲ ਨੂੰ ਸੰਭਾਲਿਆ ਹੈ ਅਤੇ 
ਉਸ ਥਾਂ ਉਤੇ ਖੜੋਤੇ ਤੀਹ _ਰਾਖਸ਼ਾਂ _ ਨੂੰ ਉਸੇ _ਸਮੇਂ _ਉਥੇ _ਮਾਰ ਦਿੱਤਾ ਹੈ। (ਉਹ) ਇਸ 
ਤਰ੍ਹਾਂ _(ਡਿਗੇ) ਪਏ _ਹਨ ਮਾਨੋ ਇੰਦਰ ਨੇ _ਬਜੂ _ਮਾਰ ਕੇ _ਪਰਬਤ _ਡਿਗਾਏ _ਹੋਣ।੧੪੧੭। 
ਕਾ/ਭੱਤਾ 


ਦੁਆਰਾ ਘੇਰ _ਲਿਆ _ ਜਾਂਦਾ _ਹੈ)।੧੪੧੮। 


੪੬੬ 


ਸੀ _ਦਸਮ-ਗ੍ਰੰਥ ਸਾਹਿਬ 


ਕਲ ਲਾ 
੭%7ਤਲ 
ਖੜਗ ਸਿੰਘ ਬਹੁ _ਰਾਛਸ ਮਾਰੇ ਕੋਪ ਹੁਇ। 
ਰਹੇ ਮਨੋ _ਮਤਵਾਰੇ ਰਨ ਕੀ ਭੂਮਿ ਸੁਇ। 
ਜੀਅਤ ਬਚੇ ਤੇ ਭਾਜੇ ਤ੍ਰਾਸ ਬਢਾਇ ਕੈ। 
ਹੋ ਜਦੁਪਤਿ ਤੀਰ ਪੁਕਾਰੇ ਸਬ ਹੀ ਆਇ ਕੈ। ੧੪੧੯। 
ਕਾਨੂ ਤੇ ਝਾਝਾ 
ਦੰਹਰਾ 
ਤਬ ਬ੍ਰਿਜਪਤਿ ਸਬ ਸੈਨ ਕਉ ਐਸੇ _ਕਹਿਯੋ ਸੁਨਾਇ। 
ਕੋ ਲਾਇਕ ਭਟ ਕਟਕ ਮੈ ਲਰੈ ਜੁ ਯਾ ਸੰਗ ਜਾਇ। ੧੪੨0। 
ਡਰਨਾ 
ਸੀ ਜਦੁਪਤਿ ਕੇ ਬੀਰ ਦੁਇ ਨਿਕਸੇ ਅਤਿ ਕੋਪ ਹੁਇ। 
ਮਹਾਰਥੀ ਰਨਧੀਰ ਇੰਦੂ _ਤੁਲਿ ਬਿਕਰਮ _ਜਿਨੈ। _੧੪੨੧। 


ਹਾਵੀੰਲ” 
ਸਿੰਘ ਝੜਾਝੜ _ਝੂਝਨ ਸਿੰਘ ਗਏ ਤਿਹ ਸਾਮੁਹੇ ਲੈ ਸੁ ਘਨੋ ਦਲੁ। 
ਘੋਰਨ ਕੀ ਖੁਰ ਬਾਰ” ਬਜੈ _ਭੂਅ ਕੰਪ ਉਠੀ ਅਰੁ ਸਤਿ _ਰਸਾਤਲੁ। 
ਯੌ ਖੜਗੇਸ ਰਹਿਓ ਥਿਰੁ ਹ੍ਹੈ ਜਿਮ ਪਉਨ ਲਗੈ ਨ ਹਲੇ _ਕਨਕਾਚਲੁ। 
ਤਾ ਪੈ ਬਸਾਵਤੁ ਹੈ ਨ ਕਛੁ ਸਬ ਹੀ ਜਦੁ ਬੀਰਨ ਕੋ ਘਟਿ ਗਯੋ _ਬਲੂ। ੧੪੨੨। 


ਕੋਪ ਕੀਯੋ ਧਨੁ ਲੈ ਕਰ ਮੈ ਜੁਗ ਭੂਪਨ ਕੀ ਬਹੁ ਸੈਨ ਹਨੀ ਹੈ। 

ਬਾਜ ਘਨੇ ਰਥਪਤਿ ਕਰੀ ਅਨੀ ਜੋ ਬਿਧਿ ਤੇ ਨਹੀ ਜਾਤ ਗਨੀ ਹੈ। 

ਤਾ ਛਬਿ ਕੀ ਉਪਮਾ ਮਨ ਮੈ ਲਖ ਕੇ ਮੁਖ ਤੇ ਕਬਿ ਸ੍ਯਾਮ ਭਨੀ ਹੈ। 

ਜੁਧ ਕੀ ਠਉਰ ਨ ਹੋਇ ਮਨੋ ਰਸ ਰੁਦੁ ਕੇ ਖੇਲ ਕੋ ਠਉਰ ਬਨੀ ਹੈ। ੧੪੨੩। 


ਲੈ ਧਨੁ ਬਾਨ ਧਸਿਓ ਰਨ ਮੈ ਤਿਹ ਕੇ ਮਨ ਮੈ ਅਤਿ ਕੋਪ ਬਢਿਓ। 

ਜੁ ਹੁਤੋ ਦਲ ਬੈਰਨ ਕੋ ਸਬ ਹੀ ਰਿਸ ਤੇਜ ਕੇ ਸੈਗਿ ਪੁਤਛ ਡਢਿਓ। 

ਅਰਿ ਸੈਨ ਕੋ ਨਾਸ ਕੀਓ ਛਿਨ ਮੈ ਜਸੁ ਤਾ ਛਬਿ ਕੋ ਕਬਿ ਸ੍ਯਾਮ ਪਢਿਓ। 
ਤਮ ਜਿਉ ਡਰ ਕੇ ਅਰਿ ਭਾਜਿ ਗਏ ਇਹ ਸੂਰ ਨਹੀ ਮਾਨੋ ਸੂਰ ਚਢਿਓ। ੧੪੨੪। 


ਕ੍ਰਿਸਨਾਵਤਾਰ ੪੬੭ 


ਕਾਵਾਂ _ਕ/ਹੰਦਾ _ਠੰ-- 
੭%/ੜਲ 

ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ _ਬਹੁਤ ਸਾਰੇ _ਰਾਖਸ਼ ਮਾਰੇ ਹਨ (ਜੋ ਇੰਜ ਪੁਤੀਤ 
ਹੁੰਦੇ ਹਨ) ਮਾਨੋ ਮਤਵਾਲੇ ਹੋ ਕੇ ਯੁੱਧ-ਭੂਮੀ ਵਿਚ ਸੌਂ ਰਹੇ ਹੋਣ। (ਜੋ) ਜੀਉਂਦੇ ਬਚੇ ਹਨ 
ਉਹ ਡਰ ਨੂੰ ਵਧਾ ਕੇ ਭਜ ਗਏ ਹਨ ਅਤੇ ਸ੍ਰੀ 
ਕੀਤੀ _ਹੈ।੧੪੧੯। 
ਕਾਨੂ ਲੀਨੇ /ਨੈਠਾ-- 


ਨੂੰ ਸੁਣਾ ਕੇ ਇਸ ਤਰ੍ਹਾਂ _ਕਿਹਾ--ਸੈਨਾ ਵਿਚ 
ਜੋ ਇਸ ਨਾਲ ਜਾ ਕੇ ਲੜੇ।੧੪੨0। 


ਸ੍ਰੀ ਕ੍ਰਿਸ਼ਨ ਦੇ ਦੋ ਸੂਰਵੀਰ ਬਹੁਤ ਕ੍ਰੋਧਵਵਾਨ ਹੋ ਕੇ (ਸਾਹਮਣੇ) ਨਿਕਲ ਆਏ _ਹਨ। 
ਜੋ _ਮਹਾਰਥੀ, ਰਣ ਵਿਚ ਧੀਰਜ _ਧਾਰਨ ਕਰਨ _ਵਾਲੇ ਅਤੇ ਇੰਦਰ ਦੇ ਸਮਾਨ ਬਲ ਵਾਲੇ 
ਹਨ।੧੪੨੧। 
ਮਾਵੀਯ” 

ਝੜਾਝੜ ਸਿੰਘ ਅਤੇ ਝੂਝਨ ਸਿੰਘ ਆਪਣੀ ਬਹੁਤ _ਸਾਰੀ ਸੈਨਾ ਲੈ ਕੇ ਉਸ (ਖੜਗ 
ਸਿੰਘ) ਦੇ ਸਾਹਮਣੇ ਗਏ _ਹਨ। ਘੋੜਿਆਂ ਦੇ ਖੁਰਾਂ ਨਾਲ ਪੈਦਾ ਹੋਈ ਆਵਾਜ਼ ਨਾਲ _ਧਰਤੀ 
ਕੰਬਣ _ਲਗ _ਗਈ ਹੈ ਅਤੇ ਸੌਤ ਪਾਤਾਲ (ਵਿਚੋਂ _ਹਿਲ ਗਏ _ਹਨ)। ਖੜਗ _ਸਿੰਘ ਇਸ 
ਤਰ੍ਹਾਂ ਭਟਿਆ ਹੋਇਆ ਹੈ ਜਿਵੇਂ _ਪੌਣ ਦੇ ਲਗਣ _ਨਾਲ _ਸੁਮੇਰ ਪਰਬਤ _ਨਹੀਂ__ਹਿਲਦਾ 
ਹੈ। ਉਸ ਉਤੇ ਕਿਸੇ ਦਾ ਕੁਝ ਵਸ ਨਹੀਂ ਚਲਦਾ ਹੈ ਅਤੇ ਸਾਰੇ ਹੀ _ਯਾਦਵਾਂ ਦਾ ਬਲ 
ਘਟ ਗਿਆ ਹੈ।੧੪੨੨। 

ਹੱਥ ਵਿਚ ਧਨੁਸ਼ ਲੈ ਕੇ ਅਤੇ ਕ੍ਰੋਧ ਕਰ ਕੇ ਦੋਹਾਂ ਰਾਜਿਆਂ ਦੀ ਬਹੁਤ ਸਾਰੀ ਸੈਨਾ 
ਨੂੰ (ਖੜਗ ਸਿੰਘ ਨੇ) ਮਾਰ ਸੁਟਿਆ ਹੈ। ਬਹੁਤ _ਸਾਰੇ ਘੋੜੇ, _ਰਥਾਂ ਵਾਲੇ _ਅਤੇ _ਹਾਥੀਆਂ 
ਵਾਲੀ ਸੈਨਾ ('ਅਨੀ”) ਮਾਰੀ ਗਈ ਹੈ ਜੋ (ਕਿਤਨੀ ਹੈ), ਬੁਹਮਾ ਤੋਂ ਵੀ ਗਿਣੀ ਨਹੀਂ _ਜਾਂਦੀ। 
ਕਵੀ ਸ਼ਿਆਮ ਨੇ ਉਸ ਛਬੀ ਦੀ ਉਪਮਾ ਮਨ ਵਿਚ ਵਿਚਾਰ ਕੇ ਮੁਖ ਤੋਂ (ਇਸ ਤਰ੍ਹਾਂ) 
ਕਹੀ 
ਹੌਵੇ 


ਨਾਲ ਪੁਤੱਖ _ਤੌਰ _ਤੇ _ਸਾੜ ਦਿੱਤਾ ਹੈ। (ਉਸ ਨੇ) ਵੈਰੀ 
ਨਸ਼ਟ _ਕਰ ਦਿੱਤਾ ਹੈ। ਉਸ _ਛਬੀ ਦਾ ਯਸ਼ ਕਵੀ ਸ਼ਿਆਮ ਨੇ (ਇੰਜ) 
ਪੜ੍ਹਿਆ ਹੈ, ਜਿਵੇਂ ਸੂਰਜ ਦੇ ਚੜ੍ਹਨ _ਨਾਲ _ਡਰ ਕੇ ਵੈਰੀ ਰੂਪ ਹਨੇਰਾ _ਭਜ _ਜਾਂਦਾ ਹੈ, 
ਮਾਨੋ ਸੂਰਮਾ ਨਹੀਂ, (ਸੂਰਜ _ ਚੜ੍ਹਿਆ _ ਹੋਵੇ)।੧੪੨੪। 


੪੬੮ 


ਸੀ _ਦਸਮ-ਗ੍ਰੰਥ _ਸਾਹਿਬ 


ਕੋਪਿ ਝਝਾਝੜ ਸਿੰਘ ਤਬੈ ਅਸਿ ਤੀਛਨ ਲੈ ਕਰਿ ਤਾਹਿ ਪ੍ਰਹਾਰਿਓ। 
ਰਹੀ ਇਉ ਚੀਤ ਪਰ ਪਿ ਕੀ 
ਲਾਗਤ ਹੀ ਕਟਿ ਮੂੰਡ ਗਿਰਿਓ ਧਰਿ ਤਾ ਛਬਿ ਕੋ ਕਬਿ ਭਾਉ ਨਿਹਾਰਿਓ। 
ਮਾਨਹੁ ਈਸੂਰ ਕੋਪ ਭਯੋ ਸਿਰ ਪੂਤ ਕੋ ਕਾਟਿ ਜੁਦਾ ਕਰਿ _ਡਾਰਿਓ। ੧੪੨੫। 


ਬੀਰ ਹਨਿਓ ਜਬ ਹੀ ਰਨ ਮੈ ਤਬ ਦੂਸਰ ਕੇ ਮਨਿ ਕੋਪ ਛਯੋ। 

ਬੀ ਪਵਾ 2 ਰੀ ਆਰੀ ਬੀ ਚਧ ਜਿ ਹਸ ਰਿਹ ਤਹ ਮੀਲ 
ਨ ਕੋ ਅਸਿ ਮੂਠ ਤੇ ਕਾਟਿ ਦਯੋ। 

ਮਾਨੋ _ਜੀਹ _ਨਿਕਾਰਿ ਕੈ ਧਾਇਓ ਹੁਤੋ ਜਮੁ ਜੀਭ ਕਟੀ ਬਿਨੁ ਆਸ ਭਯੋ। ੧੪੨੬। 


ਕ/ਲਯ ਲਾ 

ਨਾਵਲਾਂ 
ਜਬ ਹੀ ਕਰਿ ਕੋ ਅਸਿ ਕਾਟਿ ਦਯੋ ਭਟ ਜੇਊ ਭਜੇ ਹੁਤੇ ਤੇ ਸਭ ਧਾਏ। 
ਆਯੁਧ ਲੈ ਅਪੁਨੇ ਅਪੁਨੇ ਕਰਿ ਚਿਤ ਬਿਖੈ ਅਤਿ ਕੋਪੁ _ਬਢਾਏ। 
ਬੀਰ _ਬਨੈਤ ਬਨੇ _ਸਿਗਰੇ _ਤਿਮ ਕੇ ਗੁਨ ਸ੍ਯਾਮ _ਕਬੀਸਰ _ਗਾਏ। 
ਮਾਨਹੁ ਭੂਪ ਸੁਅੰਬਰ ਜੁਧੁ ਰਚਿਓ ਭਟ ਏਨ ਬਡੇ _ਨ੍ਰਿਪ_ ਆਏ। ੧੪੨੭। 


ਜੇ ਨ੍ਰਿਪ ਸਾਮੁਹੇ ਆਇ ਭਿਰੇ ਅਰਿ ਬਾਨਨ ਸੋ ਸੋਈ ਮਾਰਿ ਲਏ ਹੈ। 
ਕੇਤਕਿ ਜੋਰਿ ਭਿਰੇ ਹਠਿ ਕੈ ਕਿਤਨੇ ਰਨ ਕੋ _ਲਖਿ ਭਾਜਿ ਗਏ ਹੈ। 
ਕੇਤਕਿ ਹੋਇ ਇਕਤ੍ਰ ਰਹੇ ਜਸੁ ਤਾ ਛਬਿ ਕੋ ਕਬਿ ਚੀਨ ਲਏ ਹੈ। 
ਮਾਨਹੁ ਆਗ ਲਗੀ ਬਨ ਮੈ ਮਦਮਤ ਕਰੀ ਇਕ ਠਉਰ ਭਏ ਹੈ। ੧੪੨੮। 


ਬੀਰ _ਘਨੇ ਰਨ ਮਾਝ _ਹਨੇ ਮਨ ਮੈ ਨ੍ਰਿਪ ਰੰਚਕ ਕੋਪ ਭਰਿਓ ਹੈ। 
ਬਾਜ ਕਰੀ ਰਥ ਕਾਟਿ ਦਏ ਜਬ ਹੀ ਕਰ ਮੈ ਕਰਵਾਰ ਧਰਿਓ ਹੈ। 
ਪੇਖ ਕੈ ਸਤੁ ਇਕਤੁ ਭਏ ਨ੍ਰਿਪ ਮਾਰਬੇ ਕੋ ਬਿਨ ਮੰਤ੍ਰ ਕਰਿਓ ਹੈ। 
ਕੇਹਰਿ ਕੋ ਬਧ ਜਿਉ ਚਿਤਵੈ ਮ੍ਰਿਗ ਸੋ_ਤੋ ਬ੍ਰਿਥਾ ਕਬਹੂੰ ਨ ਡਰਿਓ ਹੈ। ੧੪੨੯। 


ਭੂਪ ਬਲੀ ਬਹੁਰੋ ਰਿਸ ਕੈ ਜਬ ਹਾਥਨ ਮੈ ਹਥਿਯਾਰ ਗਹੇ ਹੈ। 
ਸੂਰ ਹਨੇ ਬਲਬੰਡ ਘਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ਹੈ। 


ਕ੍ਰਿਸਨਾਵਤਾਰ ੪੬੯ 


ਤਦੋਂ _ਝੜਾਝੜ _ਸਿੰਘ ਨੇ ਕ੍ਰੋਧਵਾਨ ਹੋਕੇ ਅਤੇ ਹੱਥ ਵਿਚ _ਤਿਖੀ ਤਲਵਾਰ ਲੈ 
ਕੇ ਉਸ (ਖੜਗ ਸਿੰਘ) ਉਤੇ ਵਾਰ _ਕੀਤਾ। ਰਾਜੇ ਨੇ 
ਤਲਵਾਰ ਖੋਹ _ਲਈ ਅਤੇ ਵੈਰੀ ਦੇ ਸ਼ਰੀਰ ਉਤੇ ਹੀ 
ਹੀ (ਉਸ ਦਾ) ਸਿਰ ਕਟਿਆ ਹੋਇਆ ਧਰਤੀ ਉਤੇ 
ਨੇ ਇਸ ਤਰ੍ਹਾਂ ਵੇਖਿਆ ਹੈ ਮਾਨੋ ਸ਼ਿਵ ਨੇ ਕ੍ਰੋਧਿਤ ਹੋਂ 
ਕੇ ਵਖਰਾ _ਕਰ ਦਿੱਤਾ _ਹੋਂਵੇ।੧੪੨੫। 

ਜਦੋਂ ਵੀਰ ਯੋਧਾ _(ਝੜਾਝੜ _ਸਿੰਘ) ਯੁੱਧ _ਵਿਚ ਮਾਰਿਆ ਗਿਆ ਤਾਂ ਦੂਜੇ _(ਝੂਝਨ 
ਸਿੰਘ) ਦੇ ਮਨ ਵਿਚ ਕ੍ਰੋਧ ਪਸਰ _ਗਿਆ। ਉਹ ਰਥ ਨੂੰ ਭਜਾ ਕੇ ਅਤੇ ਹੱਥ ਵਿਚ ਤਿਖੀ 
ਤਲਵਾਰ ਲੈ ਕੇ ਉਸ ਵਲ _ਗਿਆ। ਤਦ ਰਾਜਾ (ਖੜਗ ਸਿੰਘ) ਨੇ (ਹੱਥ ਵਿਚ) ਧਨੁਸ਼ 
ਬਾਣ ਲੈ ਕੇ, ਵੈਰੀ ਦੀ ਤਲਵਾਰ ਨੂੰ ਮੁਠ ਤੋਂ _ਹੀ ਕਟ ਦਿੱਤਾ, ਮਾਨੋ ਯਮ (ਜੋ) ਜੀਭ ਕਢ 
ਕੇ ਭਜਿਆ ਫਿਰਦਾ ਸੀ, ਜੀਭ _ਕਟਾ ਕੇ (ਖੜਗ _ਸਿੰਘ ਨੂੰ ਮਾਰਨ ਦੀ) ਆਸ ਤੋਂ _ਵਿਹੂਣਾ 
ਹੋ ਗਿਆ ਹੋਵੇ।੧੪੨੬। 
ਕਵਾੰ ਕਾਹੰਦਾ ਹੈ -- 
੭ਵੀਯ” 


ਜਦੋਂ _ਹੌੱਥ _ਵਾਲੀ ਤਲਵਾਰ ਨੂੰ _ਕਟ ਦਿੱਤਾ ਤਦੋਂ ਜਿਹੜੇ ਸੁਰਮੇ ਭਜੇ _ਹੋਏ ਸਨ, 
ਉਹ ਸਾਰੇ ਮੁੜ ਆਏ। (ਉਨ੍ਹਾਂ ਨੇ) ਆਪਣੇ ਆਪਣੇ _ਹੱਥਾਂ _ਵਿਚ ਨੂੰ 


ਨੇ ਯੁੱਧ ਰੂਪ ਸੁਅੰਬਰ ਰਚਿਆ ਹੋਵੇ ਅਤੇ ਇਤਨੇ ਵਡੇ ਸੂਰਮੇ 
ਹੋਣ ਲਈ) ਆਏ ਹੋਣ।੧੪੨੭। 

ਜੋ ਵੈਰੀ ਰਾਜੇ (ਖੜਗ ਸਿੰਘ) ਦੇ ਸਾਹਮਣੇ ਆ ਕੇ ਲੜੇ ਹਨ, ਉਨ੍ਹਾਂ `ਨੂੰ 
ਨੇ) _ਬਾਣਾਂ ਨਾਲ _ਮਾਰ _ਦਿੱਤਾ ਹੈ। ਕਿਤਨੇ _ਹੀ ਹਠ _ਪੁਰਵਕ ਜ਼ੋਰ _ਲਗਾ ਕੇ ਲੜੇ 
ਹੀ ਦੇ 


ਰਾਜਾ (ਖੜਗ _ ਸਿੰਘ) ਵਲੋਂ ਰਤਾ ਜਿੰਨਾ ਕ੍ਰੋਧ _ਕਰਨ ਤੇ _ਬਹੁਤ ਸਾਰੇ _ਯੋਧੇ _ਰਣ 
ਵਿਚ ਮਾਰੇ _ਗਏ _ਹਨ। ਜਦੋਂ ਹੀ ਰਾਜੇ ਨੇ ਹੱਥ _ਵਿਚ ਤਲਵਾਰ _ਧਾਰਨ ਕੀਤੀ (ਉਦੋਂ 
ਹੀ) ; ਹਾਥੀ _ਅਤੇ ਰਥ _ਕਟ ਦਿੱਤੇ _ਹਨ। (ਇਹ) ਵੇਖ ਕੇ ਸਾਰੇ ਵੈਰੀ ਇਕਠੇ ਹੋ 
ਗਿ ੍ 


ਵੀ _ਡਰਦਾ _ ਨਹੀਂ _ਹੈ।੧੪੨੯। 


ਬਲਵਾਨ _ਰਾਜਾ (ਖੜਗ ਸਿੰਘ) ਨੇ ਫਿਰ ਕ੍ਰੋਧ ਕਰ ਕੇ ਹੱਥਾਂ ਵਿਚ ਸ਼ਸਤ੍ਰ _ਧਾਰਨ 
ਕਰ _ਲਏ _ਹਨ। ਕਵੀ ਰਾਮ _ਕਹਿੰਦੇ ਹਨ, (ਰਾਜੇ ਨੇ) ਚਿੱਤ ਵਿਚ ਜੋ ਮਾਰਨੇ ਚਾਹੇ ਹਨ, 
(ਉਹ) ਬਹੁਤ _ਸਾਰੇ _ਬਲਵਾਨ ਸੂਰਮੇ _ਮਾਰ ਦਿੱਤੇ ਹਨ। _ਸੂਰਵੀਰਾਂ ਦੇ ਕਟੇ ਹੋਏ ਸਿਰ ਧਰਤੀ 


੪੭20 


ਸੀ _ਦਸਮ-ਗ੍ਰੰਥ _ਸਾਹਿਬ 


ਸੀਸ ਪਰੇ ਕਟਿ ਬੀਰਨ ਕੇ ਧਰਨੀ ਖੜਗੇਸ ਸੁ ਸੀਸ ਛਹੇ ਹੈ। 
ਮਾਨਹੁ ਸੂਉਨ ਸਰੋਵਰ ਮੈ ਸਿਰ ਸਤ੍ਨ ਕੰਜ ਸੇ ਮੂੰਦ ਰਹੇ ਹੈ। ੧੪੩0। 


ਦੌਹਾਰਾ 
ਤਕਿ 'ਝੂਝ ਸਿੰਘ ਕੋ ਖੜਗ ਸੀ ਖੜਗ ਲੀਓ ਕਰਿ _ਕੋਪ। 
ਹਨਿਓ ਤਬੈ ਸਿਰ ਸਤੁ ਕੋ ਜਨੁ ਦੀਨੀ ਅਸਿ ਓਪ। _੧੪੩੧। 


ਸ਼ਵੰਯਾ 
ਪੁਨਿ ਸਿੰਘ ਜੁਝਾਰ ਮਹਾ ਰਨ ਮੈ ਲਰਿ ਕੈ ਮਰਿ ਕੈ ਸੁਰਲੋਕਿ ਬਿਹਾਰਿਓ। 
ਸੈਨ ਜਿਤੋ ਤਿਹ ਸੰਗ ਹੁਤੋ ਤਬ ਹੀ ਅਸਿ ਲੈ ਨ੍ਰਿਪ ਮਾਰਿ ਬਿਦਾਰਿਓ। 
ਜੇਤੇ ਰਹੇ ਸੁ ਭਜੇ ਰਨ ਤੇ ਕਿਨ ਹੂੰ ਨਹੀ ਲਾਜ ਕੀ ਓਰਿ ਨਿਹਾਰਿਓ। 
ਮਾਨਹੁ ਦੰਡ ਲੀਏ ਕਰ ਮੈ ਜਮ ਕੇ ਸਮ ਭੂਪ ਮਹਾ ਅਸਿ ਧਾਰਿਓ। ੧੪੩੨। 


ਸਾਤਕਿ ਅਉ ਬਰਮਾਕ੍ਰਿਤ ਊਧਵ ਸ੍ਰੀ ਮੁਸਲੀ ਕਰ ਮੈ ਹਲੁ ਲੈ। 
ਬਸੁਦੇਵ ਤੇ ਆਦਿਕ ਬੀਰ ਜਿਤੇ ਤਿਹ ਆਗੇ ਕੀਯੋ ਬਲਿ ਕਉ ਦਲੁ ਦੈ। 
ਸਬ ਹੂੰ ਨ੍ਰਿਪ ਊਪਰਿ ਬਾਨਨ ਬ੍ਰਿਸਟ ਕਰੀ ਮਨ ਮੈ ਤਕਿ ਕੇ ਖਲੁ ਛੈ। 
ਸੁਰਰਾਜ ਪਠੇ ਗਿਰਿ ਗੋਧਨ ਧੈ ਰਿਸਿ ਮੇਘ ਮਨੋ ਬਰਥਖੈ ਬਲੁ ਕੈ। ੧੪੩੫। 


ਸਰ ਜਾਲ ਕਰਾਲ ਸਬੈ ਸਹਿ ਕੈ ਗਹਿ ਕੈ ਬਹੁਰੋ ਧਨੁ ਬਾਨ ਚਲਾਏ। 
ਬਾਜ ਕਰੇ ਸਭਹੂੰਨ ਕੇ ਘਾਇਲ ਸੂਤ ਸਬੈ ਤਿਨ ਕੇ ਰਨਿ ਘਾਏ। 
ਪੈਦਲ ਕੇ ਦਲ _ਮਾਝਿ ਪਰਿਓ ਤੇਈ _ਬਾਨਨ ਸੋ ਜਮੁਲੋਕਿ ਪਠਾਏ। 
ਸ੍ਯੰਦਨ _ਕਾਟਿ ਦਯੋ _ਬਹੁਰੋ ਸਭ ਹੂ _ਬਿਰਥੀ ਜਦੁਬੈਸ ਪਰਾਏ। _੧੪੩੬॥। 


੧. 


ਕ੍ਰਿਸਨਾਵਤਾਰ ੪੭੧ 


ਉਤੇ ਪਏ _ਹਨ ਜੋ ਖੜਗ ਸਿੰਘ ਦੇ ਹੀ ਨਸ਼ਟ ਕੀਤੇ ਹੋਏ _ਹਨ। (ਇੰਜ ਪੁਤੀਤ ਹੁੰਦਾ 
ਹੈ) ਮਾਨੋ ਵੈਰੀਆਂ ਦੇ _ਸਿਰ ਲਹੂ _ਦੇ ਸਰੋਵਰ _ਵਿਚ _ਬੰਦ ਹੋਏ ਕਮਲ ਦੇ ਫੁਲ 
ਹੱਣ।੧੪੩0। 

ਦੰਹਰਾ 


ਰਖ _ਲਈ _ਹੋਵੇ।੧੪੩੧। 
੭ਾਵੰਯਾ 

ਫਿਰ ਜੁਝਾਰ ਸਿੰਘ (ਉਸ) ਵੱਡੇ ਯੁੱਧ ਵਿਚ ਲੜ ਕੇ ਅਤੇ ਮ੍ਰਿਤੂ ਪ੍ਰਾਪਤ ਕਰ ਕੇ 
ਦੇਵ ਲੋਕ _(ਸੁਅਰਗ) _ਵਿਚ _ਚਲਾ ਗਿਆ ਹੈ। ਉਸ ਦੇ ਨਾਲ ਜਿਤਨੀ ਵੀ ਸੈਨਾ ਸੀ, 
ਉਸ ਵੇਲੇ ਰਾਜੇ ਨੇ ਤਲਵਾਰ ਲੈ ਕੇ ਮਾਰ ਕੇ ਨਸ਼ਟ ਕਰ ਦਿੱਤੀ ਹੈ। ਜਿਤਨੇ ਬਚੇ ਸਨ, 
(ਉਹ) ਰਣ ਵਿਚੋਂ ਭਜ ਗਏ ਹਨ ਅਤੇ ਕਿਸੇ ਨੇ ਵੀ (ਆਪਣੀ ਸੈਨਿਕ) ਮਰਯਾਦਾ ਵਲ 
ਧਿਆਨ ਨਹੀਂ ਦਿੱਤਾ ਹੈ। ਮਾਨੋ _ਹੌਥ ਵਿਚ ਡੰਡਾ ਲਏ ਹੋਏ ਯਮ ਰਾਜ ਵਾਂਗ ਰਾਜਾ (ਖੜਗ 
ਸਿੰਘ) ਨੇ _ ਤਲਵਾਰ _ਧਾਰਨ _ ਕੀਤੀ _ਹੋਈ _ਹੋਵੇ।੧੪੩੨। 
ਦੰਹਰਨਾ 

(ਜਦੋਂ) ਖੜਗ ਸਿੰਘ ਨੇ _ਧਨੁਸ਼ ਬਾਣ ਪਕੜ _ਲਿਆ (ਤਦੋਂ) ਕਿਸੇ ਵਿਚ ਵੀ ਧੀਰਜ 
ਨ ਰਿਹਾ ਅਤੇ ਰਥੀ ਤੇ ਮਹਾਰਥੀ _ਸੂਰਮੇ _ਰਣ-ਭੂਮੀ ਨੂੰ ਤਿਆਗ _ਕੇ ਖਿਸਕ _ਚਲੇ 
ਹਨ।੧੪੩੩। 

ਜਦੋਂ _ਭਜਦੀ ਹੋਈ ਯਾਦਵ ਸੈਨਾ ਨੂੰ ਕ੍ਰਿਸ਼ਨ ਨੇ _ਔਖਾਂ ਨਾਲ _ਵੇਖ _ਲਿਆ (ਤਦੋਂ) 
ਸੀ ਕ੍ਰਿਸ਼ਨ ਨੇ _ਸਾਤਕ ਨੂੰ ਇਹ ਕਿਹਾ ਕਿ ਤੁਸੀਂ ਸੈਨਾ ਲੈ ਕੇ ਚਲੋ।੧੪੩੪। 


ਮਾਵੀਯ” 

ਸਾਤਕ _ਅਤੇ _ਬਰਮਾਕ੍ਰਿਤ, _ਊਧਵ ਅਤੇ _ਬਲਰਾਮ _ਹੱਥ _ਵਿਚ _ਹਲ ਲੈ ਕੇ (ਚਲ 
ਪਏ)। _ਬਸੁਦੇਵ ਆਦਿਕ ਜਿਤਨੇ ਸੂਰਮੇ ਸਨ, ਉਨ੍ਹਾਂ ਨੂੰ ਵੀ ਦਲ ਬਲ ਦੇ ਕੇ ਅਗੇ ਕੀਤਾ 
ਹੈ। ਮਨ ਵਿਚ (ਉਸ ਨੂੰ) ਨਸ਼ਟ ਕਰਨ ਦਾ ਵਿਚਾਰ ਕਰ ਕੇ ਸਭ ਨੇ ਰਾਜਾ (ਖੜਗ 
ਸਿੰਘ) ਉਤੇ _ਬਾਣਾਂ ਦੀ ਬਰਖਾ _ਕੀਤੀ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਭੇਜੇ 
ਹੋਏ ਬਦਲ ਕ੍ਰੋਧਿਤ ਹੋ ਕੇ _ਬਲ ਪੂਰਵਕ ਗੋਵਰਧਨ ਪਰਬਤ _ਉਤੇ _ਬਰਖਾ _ਕਰ _ਰਹੇ 
ਹੌਣ।੧੪੩੫। 


ਦਿੱਤਾ ਹੈ।੧੪੩੬। 


੪੭2੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਹੇ ਕਉ ਭਜਤ ਹੋਂ ਰਨ ਤੇ ਬਲਿ ਜੁਧ ਸਮੋ ਪੁਨਿ ਐਸੇ ਨ ਪੈ ਹੈ। 
ਸਾਤਕਿ ਸੋ _ਖੜਗੇਸ ਕਹਿਓ ਅਬ ਭਾਜਹੁ ਤੈ ਕਛੂ ਲਾਜ ਰਹੈ ਹੈ। 
ਜਉ ਕਹੂੰ ਅਉਰ ਸਮਾਜ ਮੈ ਜਾਇ ਹੋ ਸੋ ਵਹੁ ਕਾਇਰ ਰਾਜ ਵਹੈ ਹੈ। 
ਤਾ ਤੇ ਬਿਚਾਰ ਕੈ ਆਨਿ ਭਿਰੋ ਕਿਨ ਭਾਜ ਕੈ ਕਾ ਮੁਖੁ ਲੈ ਘਰਿ ਜੈ ਹੈ। ੧੪੩੭। 


ਯੌ ਸੁਨਿ ਸੂਰ ਨ ਕੋਊ ਫਿਰਿਯੋ ਰਿਸ ਕੈ ਅਰਿ ਕੈ ਨ੍ਰਿਪ ਪਾਛੈ ਧਯੋ_ਹੈ। 
ਜਾਦਵ _ਭਾਜਤ ਜੈਸੇ _ਅਜਾ _ਖੜਗੇਸ _ਮਨੋ _ਮ੍ਰਿਗਰਾਜ ਭਯੋ _ਹੈ। 

ਧਾਇ ਮਿਲਿਓ ਮੁਸਲੀਧਰ ਕੋ ਤਨਿ ਕੰਠ ਬਿਖੈ ਧਨੁ ਡਾਰ ਲਯੋ_ਹੈ। 

ਤਉ ਹਸਿ ਕੈ ਅਪਨੇ ਬਸ ਕੈ ਬਲਦੇਵਹਿ ਕਉ ਤਬ ਛਾਡਿ ਦਯੋ ਹੈ। ੧੪੩੮। 


ਦੰਹਰ” 
ਜਬ ਸਬ ਹੀ ਭਟ ਭਾਜ ਕੈ ਗਏ ਸਰਨਿ ਬ੍ਰਿਜ ਰਾਇ। 
ਤਬ ਜਦੁਪਤਿ ਸਬ _ਜਾਦਵਨ ਕੀਨੋ ਏਕ _ਉਪਾਇ। ੧੪੩੯। 
ਮਾਵੀਲ” 
ਘੇਰਹਿ ਯਾਹਿ ਸਬੈ ਮਿਲਿ ਕੈ ਹਮ ਐਸੇ ਬਿਚਾਰਿ ਸਬੈ ਭਟ ਧਾਏ। 
ਆਗੇ ਕੀਓ ਬ੍ਰਿਜ ਭੂਖਨ ਕਉ ਸਬ ਪਾਛੇ ਭਏ ਮਨ ਕੋਪੁ ਬਢਾਏ। 
ਕਾਨ ਪੁਮਾਨ ਲਉ ਤਾਨ _ਕਮਾਨਨ ਯੋ _ਨ੍ਰਿਪ ਊਪਰਿ _ਬਾਨ _ਚਲਾਏ। 
ਮਾਨਹੁ ਪਾਵਸ ਕੀ ਰਿਤੁ ਮੈ ਘਨ ਬੂੰਦਨ ਜਿਉ ਸਰ ਤਿਉ ਬਰਖਾਏ। _੧੪੪0। 


ਕਾਟਿ ਕੈ ਬਾਨ ਸਬੈ ਤਿਨ ਕੇ ਅਪੁਨੇ ਸਰ ਸ੍ਰੀ ਹਰਿ ਕੇ ਤਨ ਘਾਏ। 
ਘਾਇਨ ਤੇ ਬਹੁ ਸੁਉਨ ਬਹਿਓ ਤਬ ਸ੍ਰੀਪਤਿ ਕੇ ਪਗ ਨ ਠਹਰਾਏ। 
ਅਉਰ ਜਿਤੇ _ਬਰਬੀਰ ਹੁਤੇ ਰਨ ਦੇਖਿ ਕੈ ਭੂਪਤਿ ਕੋ ਬਿਸਮਾਏ। 
ਧੀਰ ਨ ਕਾਹੂੰ ਸਰੀਰ ਰਹਿਓ _ਜਦੁਬੀਰ ਤੇ ਆਦਿਕ _ਬੀਰ _ਪਰਾਏ। _੧੪੪੧। 


ਸੀ ਜਦੁਬੀਰ ਕੇ ਭਾਜਤ ਹੀ ਛੁਟ ਧੀਰ ਗਯੋ ਬਰ _ਬੀਰਨ ਕੋ। 

ਅਤਿ ਬਿਆਕੁਲ ਬੁਧਿ ਨਿਰਾਕੁਲ ਹ੍ਹੈ ਲਖਿ ਲਾਗੇ ਹੈ ਘਾਇ _ਸਰੀਰਨ ਕੋ। 
ਸੁ ਧਵਾਇ ਕੈ ਸ੍ਯੰਦਨ ਭਾਜਿ ਚਲੇ ਡਰੁ ਮਾਨਿ ਘਨੋ ਅਰਿ ਤੀਰਨ ਕੋ। 

ਮਨ ਆਪਨੇ ਕੋ _ਸਮਝਾਵਤ ਸਿਆਮ ਤੈ ਕੀਨੋ ਹੈ ਕਾਮੁ ਅਹੀਰਨ ਕੋ। ੧੪੪੨। 


ਦੰਹਰਨਾ 
ਨਿਜ ਮਨ ਕੋ ਸਮਝਾਇ ਕੈ ਬਹੁਰਿ ਫਿਰੇ ਘਨ ਸ੍ਯਾਮ। 
ਜਾਦਵ ਸੈਨਾ ਸੈਗਿ ਲੈ ਪੁਨਿ ਆਏ ਰਨ ਧਾਮ। ੧੪੪੩। 


ਕ੍ਰਿਸਨਾਵਤਾਰ ੪੭੩ 


ਹੇ ਬਲਰਾਮ! ਰਣ ਤੋਂ ਕਿਸ ਵਾਸਤੇ ਭਜਦੇ ਹੋ? ਇਸ ਪੁਕਾਰ ਦੇ ਯੁੱਧ ਦਾ ਅਵਸਰ 
ਫਿਰ ਨਹੀਂ _ਮਿਲਣਾ। ਖੜਗ ਸਿੰਘ ਨੇ _ਸਾਤਕ ਨੂੰ ਕਿਹਾ ਕਿ (ਜੇ) ਹੁਣ ਭਜ ਗਿਆ ਤਾਂ 
ਕੀ ਕੋਈ ਲਾਜ ਰਹਿ ਜਾਏਗੀ। ਜੇ ਤੂੰ ਕਿਸੇ ਹੋਰ ਸਮਾਜ ਵਿਚ ਜਾਏਂਗਾ ਤਾਂ ਉਹ ਕਾਇਰਾਂ 


ਦਾ _ਰਾਜ-ਸਮਾਜ _ਹੋਵੇਗਾ। ਇਸ _ਲਈ _ਵਿਚਾਰ ਕਰ _ਅਤੇ ਆ ਕੇ ਯੁੱਧ ਕਰ ਕਿਉਂਕਿ 
ਭਜ ਕੇ ਕਿਹੜੇ ਮੂੰਹ _ਨਾਲ _ ਘਰ _ ਜਾਏਂਗਾ।੧੪੩੭। 


ਇਹ ਸੁਣ ਕੇ ਕੋਈ ਵੀ ਸੂਰਮਾ (ਭਜਣੋਂ) ਮੁੜਿਆ ਨਹੀਂ ਹੈ, (ਫਿਰ) ਕ੍ਰੋਧਿਤ 
ਕੇ ਰਾਜਾ ਵੈਰੀਆਂ ਦੇ ਪਿਛੇ _ਭਜਿਆ ਹੈ। ਯਾਦਵ _ਬਕਰੀਆਂ ਵਾਂਗ _ਭਜੀ ਜਾਂਦੇ ਹਨ 
ਖੜਗ _ਸਿੰਘ _ਮਾਨੋ (ਉਨ੍ਹਾਂ ਲਈ) ਸ਼ੇਰ _ਬਣਿਆ ਹੋਇਆ ਹੋਵੇ। ਫਿਰ 
ਨੂੰ ਮਿਲ ਪਿਆ ਹੈ ਅਤੇ ਉਸ ਦੇ ਗਲੇ ਵਿਚ ਧਨੁਸ਼ ਪਾ ਲਿਆ 


ਹੈ। 
ਆਪਣੇ ਵਸ _ਵਿਚ _ਕਰ ਕੇ ਬਲਰਾਮ ਨੂੰ ਤਦ ਛਡ ਦਿੱਤਾ ਹੈ।੧੪੩੮। 


ਦੰਹਰਾ 


ਕੰਨਾਂ 
ਨੇ) ਤੀਰ ਚਲਾਏ _ਹਨ।੧880। 


ਵੇਖ ਹੈਰਾਨ ਹੋਂ _ਗਏ _ਹਨ। ਕਿਸੇ ਦੇ ਸ਼ਰੀਰ ਵਿਚ 
ਕ੍ਰਿਸ਼ਨ ਆਦਿ (ਸਾਰੇ) _ਸੂਰਵੀਰ ਭਜ _ ਗਏ _ ਹਨ।੧੪੪੧। 


ਸੀ ਕ੍ਰਿਸ਼ਨ ਦੇ ਭਜਣ ਨਾਲ _ਹੀ ਸਾਰਿਆਂ ਨਾਮੀ ਵੀਰਾਂ ਦਾ ਧੀਰਜ _ਡੋਲ ਗਿਆ 
ਹੈ। ਸ਼ਰੀਰਾਂ ਦੇ ਜ਼ਖਮਾਂ _ ਨੂੰ ਵੇਖ _ਕੇ _'ਨਿਰਾਕੁਲ` _(ਧੀਰਜਵਾਨ) ਵੀ ਅਤਿ _ਵਿਆਕੁਲ ਹੋ 
ਗਏ _ਹਨ। ਵੈਰੀ ਦੇ ਤੀਰਾਂ ਦਾ ਬਹੁਤ ਡਰ ਮੰਨ ਕੇ ਉਹ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ 


ਵਿਚੋਂ) ਖਿਸਕ _ਚਲੇ _ਹਨ। _ ਸ੍ਰੀ ਕ੍ਰਿਸ਼ਨ ਨੇ _ਆਪਣੇ _ਮਨ ਵਿਚ ਵਿਚਾਰ ਕੀਤਾ ਕਿ ਤੂੰ 
ਗਵਾਲਿਆਂ ਵਾਲਾ _ਕੰਮ _ਹੀ ਕੀਤਾ _ਹੈ _(ਛਤ੍ਰੀਆਂ ਵਾਲਾ _ ਨਹੀਂ)।੧੪੪੨। 


ਦੰਹਰਾ 


੪੭੪ 


ਸੀ _ਦਸਮ-ਗ੍ਰੰਥ _ਸਾਹਿਬ 


ਕਾਨੂ ਨੂ ਭਲਾ 
ਦੰਹਰਾ 
ਖੜਗ ਸਿੰਘ ਕੋ ਹਰਿ ਕਹਿਓ ਅਬ ਤੂ ਖੜਗ ਸੰਭਾਰੁ। 
ਜਾਮ ਦਿਵਸ ਕੇ ਰਹਤ ਹੀ _ਡਾਰੋਂ ਤੋਹਿ ਸੰਘਾਰਿ। ੧੪੪੪। 
ਹਵੀਯਾਂ 
ਕੋਪ ਕੈ ਬੈਨ ਕਹੈ ਖੜਗੇਸ ਕੋ ਸ੍ਰੀ ਹਰਿ ਜੂ ਧਨੁ ਬਾਨਨ ਲੈ ਕੈ। 
ਚਾਮ ਕੇ ਦਾਮ ਚਲਾਇ ਲਏ ਤੁਮ ਹੂੰ ਰਨ ਮੈ ਮਨ ਕੋ ਨਿਰਭੈ ਕੈ। 
ਮਤਿ ਕਰੀ ਗਰਬੈ ਤਬ ਲਉ ਜਬ ਲਉ ਮਿਿਗਿਰਾਜ ਗਹਿਓ ਨ ਰਿਸੈ ਕੈ। 


ਕਾਹੇ ਕਉ ਪ੍ਰਾਨਨ ਸੋ ਧਨ ਖੋਵਤ ਜਾਹੁ ਭਲੇ _ਹਥਿਯਾਰਨ ਦੈ ਕੈ। ੧੪੪੫। 


ਯੌ ਸੁਨਿ ਕੈ ਹਰਿ ਕੀ ਬਤੀਆ ਤਬ ਹੀ ਨ੍ਰਿਪ ਉਤਰ ਦੇਤ ਭਯੋ ਹੈ। 
ਕਾਹੇ ਕਉ ਸੋਰ ਕਰੈ ਰਨ ਮੈ ਬਨ ਮੈ ਜਨੁ ਕਾਹੂ ਨੇ ਲੂਟਿ ਲਯੋ ਹੈ। 
ਬੋਲਤ ਹੋ _ਹਠਿ ਕੈ ਸਠਿ ਜਿਉ ਹਮ ਤੇ ਕਈ ਬਾਰਨ ਭਾਜ ਗਯੋ _ਹੈ। 
ਨਾਮ ਪਰਿਓ ਬ੍ਰਿਜਰਾਜ ਬ੍ਰਿਥਾ ਬਿਨ ਲਾਜ ਸਮਾਜ ਮੈ ਆਜੁ _ਖਯੋ_ਹੈ। _੧੪੪੬। 


ਸ਼ੜਨੇਸ਼ ਕਾਲ 

ਨਵੀਸਾ 
ਕਾਹੇ ਕਉ ਕ੍ਰੋਧ ਸੋ ਜੁਧੁ ਕਰੋ ਹਰਿ ਜਾਹੁ ਭਲੇ ਦਿਨ ਕੋ ਇਕੁ ਜੀਜੈ। 
ਬੈਸ ਕਿਸੋਰ ਮਨੋਹਰਿ ਮੂਰਤਿ ਆਨਨ ਮੈ ਅਬ ਹੀ ਮਸ ਭੀਜੈ। 
ਜਾਈਐ ਧਾਮਿ ਸੁਨੋ _ਘਨਿ ਸਯਾਮ ਬਿਸ੍ਹਾਮ ਕਰੋ ਸੁਖ ਅੰਮ੍ਰਿਤ ਪੀਜੈ। 
ਨਾਹਕ ਪ੍ਰਾਨ ਤਜੋ ਰਨ ਮੈ ਅਪੁਨੇ ਪਿਤ ਮਾਤ ਅਨਾਥ _ਨ_ਕੀਜੈ। ੧੪੪੭। 


ਕਾਹੇ ਕਉ ਕਾਨ੍ਹ ਅਯੋਧਨ ਮੈ ਹਠ ਕੈ ਹਮ ਸੋ ਰਨ ਦੁੰਦ ਮਚੈ ਹੋ। 

ਜੁਧ ਕੀ ਬਾਤ ਬੁਰੀ ਸਬ ਤੇ ਹਰਿ ਕੂਧ ਕੀਏ ਨ ਕਛੂ ਫਲੁ ਪੈ ਹੋ। 

ਜਾਨਤ ਹੋਂ ਅਬ ਯਾ ਰਨ ਮੈ ਹਮ ਸੋ ਲਰਿ ਕੈ ਤੁਮ ਜੀਤ ਨ ਜੈ ਹੋ। 

ਜਾਹੁ ਤੋ _ਭਾਜ ਕੈ ਜਾਹੁ ਅਬੈ ਨਹੀ ਅੰਤ ਕੋ ਅੰਤ ਕੇ ਧਾਮਿ ਸਿਧੈ ਹੋ। ੧੪੪੮। 
ਯੋ ਸੁਨਿ ਕੈ ਹਰਿ ਚਾਪ ਲਯੋ ਕਰਿ ਤਾਨ ਕੈ ਬਾਨ ਕਉ ਖੈਚ ਚਲਾਯੋ। 
ਭੂਪਤਿ ਕਉ ਹਰਿ ਘਾਇਲ ਕੀਨੋ ਹੈ ਸੂੀਪਤ ਕਉ ਨ੍ਰਿਪ ਘਾਇ ਲਗਾਯੋ। 
ਬੀਰ ਦੁਹੂੰ ਤਿਹ ਠਉਰ ਬਿਖੈ ਕਬਿ ਰਾਮ ਭਨੈ ਅਤਿ ਜੁਧੁ ਮਚਾਯੋ। 

ਬਾਨ ਅਪਾਰ ਚਲੇ ਦੁਹੂੰ ਓਰ ਤੇ ਅਭੂਨ ਜਿਉ ਦਿਵ ਮੰਡਲ ਛਾਯੋ। _੧੪੪੯। 


ਕ੍ਰਿਸਨਾਵਤਾਰ ੪੭੫ 


ਕੇ 
ਤਕ) ਮਨ ਨੂੰ ਨਿਰਭੈ ਕਰ ਕੇ ਰਣ ਵਿਚ ਚੰਮ ਦੇ ਚਲਾ ਲਏ _ਹਨ। (ਹੁਣ ਹੋਰ 
ਨਹੀਂ ਚਲਾਉਣ ਦਿਆਂਗਾ, ਕਿਉਂਕਿ) ਮਸਤ _ਹਾਥੀ ਉਦੋਂ ਤਕ _(ਬਨ ਵਿਚ) ਹੈਂਕੜ ਕਰ 
ਸਕਦਾ ਹੈ ਜਦੋਂ ਤਕ ਸ਼ੇਰ ਨੇ _ਕੂਧਿਤ ਹੋ ਕੇ ਉਸ ਨੂੰ ਫੜਿਆ ਨਹੀਂ ਹੈ। (ਤੂੰ) ਪ੍ਰਾਣਾਂ 
ਵਰਗੇ ਧਨ ਨੂੰ ਕਿਸ ਲਈ ਨਸ਼ਟ ਕਰਦਾ ਹੈਂ, (ਇਸ ਲਈ) ਹਥਿਆਰ ਸੁਟ ਕੇ ਸੁਖ ਨਾਲ 
ਘਰ ਨੂੰ ਚਲਾ _ਜਾ।੧੪੪੫। 


ਸ੍ਰੀ ਕ੍ਰਿਸ਼ਨ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ _ਸੁਣ ਕੇ ਉਸੇ ਵੇਲੇ _ਰਾਜਾ _(ਖੜਗ 
ਸਿੰਘ) ਉੱਤਰ _ਦੇਣ _ਲਗਿਆ--(ਤੂੰ) _ਰਣ-ਭੂਮੀ ਵਿਚ ਕਿਸ ਲਈ ਸ਼ੋਰ ਕਰਦਾ ਹੈਂ, ਮਾਨੋ 
ਕਿਸੇ ਨੇ ਬਨ ਵਿਚ ਲੁਟ ਲਿਆ ਹੋਵੇ। ਮੂਰਖ ਵਾਂਗ ਹਠ ਕਰ ਕੇ ਬੋਲਦਾ ਹੈਂ, ਕੀ ਮੇਰੇ 
ਕੋਲੋਂ _ਅਗੇ _ਕਈ _ਵਾਰ _ਭਜਿਆ ਨਹੀਂ ਹੈਂ! (ਤੇਰਾ) _'ਬ੍ਰਿਜ-ਰਾਜ” ਨਾਂ ਪਿਆ ਹੋਇਆ 
ਵਿਅਰਥ ਹੈ (ਕਿਉਂਕਿ) ਬਿਨਾ _ਲਜਾ ਦੇ, (ਤੂੰ) ਅਜ ਸਮਾਜ _ਵਿਚ ਮਰਯਾਦਾ _ਨਸ਼ਟ _ਕਰ 
ਰਿਹਾ _ਹੈ!।।੧੪੪੬। 
ਸ਼ਤਨਾ /ਨ#% ਨੰ _/ਨਹਾ-- 
ਮਾਵੀਲ” 

ਹੇ ਕ੍ਰਿਸ਼ਨ! (ਤੂੰ) ਕ੍ਰੋਧ ਨਾਲ _ਕਿਸ ਵਾਸਤੇ ਯੁੱਧ ਕਰਦਾ ਹੈਂ? (ਘਰ _ਪਰਤ) ਜਾ, 
ਕੁਝ ਦਿਨ ਸੁਖ ਪੂਰਵਕ ਜੀ _ਲੈ। (ਤੇਰੀ) ਕਿਸ਼ੋਰ ਅਵਸਥਾ ਹੈ, ਸ਼ਕਲ ਮਨਮੋਹਣੀ ਹੈ ਅਤੇ 
ਮੁਖ ਉਤੇ ਮਸ ਫੁਟ ਰਹੀ ਹੈ। ਹੇ ਕ੍ਰਿਸ਼ਨ! ਸੁਣੋ, ਘਰ ਜਾਓ, _ਬਿਸਰਾਮ _ਕਰੋ ਅਤੇ ਸੁਖ 
ਰੂਪ ਅੰਮ੍ਰਿਤ ਦਾ ਪਾਨ _ਕਰੋ। ਵਿਅਰਥ _ਵਿਚ ਰਣ ਵਿਚ ਪ੍ਰਾਣ ਨ ਤਿਆਗੋ ਅਤੇ ਆਪਣੇ 
ਮਾਤਾ-ਪਿਤਾ _ ਨੂੰ _ ਅਨਾਥ _ਨ__ ਕਰੋ।੧੪੪੭। 


ਹੇ ਕਾਨ੍ਹ! (ਤੂੰ) ਕਿਸ ਵਾਸਤੇ ਹਠ _ਕਰ ਕੇ ਯੁੱਧ-ਭੂਮੀ ਵਿਚ ਮੇਰੇ _ਨਾਲ ਦੁਅੰਦ 


। 


ਯੁੱਧ _ਮਚਾਉਂਦਾ ਹੈੱ? ਹੇ ਕ੍ਰਿਸ਼ਨ! ਸਭ _ਨਾਲੋਂ ਯੁੱਧ _ਦੀ _ਗੱੌਲ ਮਾੜੀ ਹੈ, ਕ੍ਰੋਧ ਕਰਨ ਦਾ 
ਕੁਝ ਵੀ ਫਲ ਪ੍ਰਾਪਤ ਨਹੀਂ _ਕਰੇਂਗਾ। (ਇਹ ਵੀ ਤੂੰ) ਜਾਣਦਾ ਹੈਂ ਕਿ ਹੁਣ ਇਸ ਰਣ 
ਵਿਚ ਤੂੰ ਮੇਰੇ ਨਾਲ ਲੜ ਕੇ ਜੀਉਂਦਾ ਨਹੀਂ _ਜਾਵੇਂਗਾ। ਜੇ ਜਾਣਾ ਹੈ ਤਾਂ ਹੁਣੇ ਭਜ ਕੇ 
ਚਲਾ ਜਾ, ਨਹੀਂ ਤਾਂ ਅੰਤ ਨੂੰ ਯਮ ਦੇ ਘਰ ਨੂੰ ਚਲਾ ਜਾਏਂਗਾ।੧੪੪੮। 

(ਖੜਗ _ਸਿੰਘ ਦੀਆਂ) ਇਸ ਤਰ੍ਹਾਂ ਦੀਆਂ (ਗੱਲਾਂ) ਸੁਣ ਕੇ ਸ੍ਰੀ ਕ੍ਰਿਸ਼ਨ ਨੇ ਹੱਥ 
ਵਿਚ _ਧਨੁਸ਼ ਫੜ ਲਿਆ ਅਤੇ ਬਾਣ ਨੂੰ ਖਿਚ ਕੇ ਚਲਾਇਆ। ਰਾਜੇ ਨੂੰ ਸ੍ਰੀ ਕ੍ਰਿਸ਼ਨ ਨੇ 
ਘਾਇਲ ਕਰ ਦਿੱਤਾ ਅਤੇ ਰਾਜੇ ਨੇ ਵੀ ਸ੍ਰੀ ਕ੍ਰਿਸ਼ਨ ਨੂੰ ਜ਼ਖ਼ਮੀ ਕਰ _ਦਿੱਤਾ। ਕਵੀ _ਰਾਮ 
ਕਹਿੰਦੇ ਹਨ, ਦੋਹਾਂ ਸੂਰਵੀਰਾਂ ਨੇ _ਉਸ ਥਾਂ ਉਤੇ ਬਹੁਤ _ਵਾਰੀ ਯੁੱਧ _ਕੀਤਾ। _ਦੋਹਾਂ ਪਾਸਿਆਂ 
ਤੋਂ _ਅਪਾਰ _ਤੀਰ _ਚਲੇ _ਹਨ (ਜਿਨ੍ਹਾਂ ਨੇ) _ਬਦਲਾਂ _ਵਾਂਗ ਸਾਰੇ ਆਕਾਸ਼ ਨੂੰ ਢਕ _ਲਿਆ 
ਹੰ।੧੪੪੯। 


੪੭੬ 


ਸੀ _ਦਸਮ-ਗ੍ਰੰਥ _ਸਾਹਿਬ 


ਸੀ ਜਦੁਬੀਰ ਸਹਾਇ ਕੇ ਕਾਜ ਜਿਨੋ ਬਰ _ਬੀਰਨ ਤੀਰ _ਚਲਾਏ। 
ਭੂਪਤਿ ਏਕ ਨ ਬਾਨ ਲਗਿਯੋ ਲਖਿ ਦੂਰਿ ਤੇ ਬਾਨਨ ਸੋ ਬਹੁ ਘਾਏ। 
ਧਾਇ ਪਰੀ ਬਹੁ ਜਾਦਵ ਸੈਨ ਧਵਾਇ ਕੈ ਸ੍ਯੰਦਨ ਚਾਪ ਚਢਾਏ। 
ਆਵਤ ਸ੍ਯਾਮ ਭਨੈ ਰਿਸ ਕੈ ਨ੍ਰਿਪ ਸੋ ਪਲ ਮੈ ਦਲ ਪੈਦਲ ਘਾਏ। ੧੪੫0। 


ਏਕ ਗਿਰੇ ਤਜਿ ਪ੍ਰਾਨਨ ਕੋ ਰਨ ਕੀ ਛਿਤ ਮੈ ਅਤਿ ਜੁਧੁ ਮਚੈ ਕੈ। 
ਏਕ ਗਏ ਭਜਿ ਕੈ ਇਕ ਘਾਇਲ ਏਕ ਲਰੇ ਮਨਿ ਕੋਪੁ ਬਢੈ ਕੈ। 
ਤਉ ਨ੍ਰਿਪ ਲੈ ਕਰ ਮੈ ਕਰਵਾਰ ਦੀਯੋ ਬਹੁ ਖੰਡਨ ਖੰਡਨ ਕੈ ਕੈ। 
ਭੂਪ ਕੋ _ਪਉਰਖ ਹੈ ਮਹਬੂਬ ਨਿਹਾਰ ਰਹੇ ਸਬ ਆਸਿਕ ਗ੍ਹੈ ਕੈ। ੧੪੫੧। 


ਅਉਰ ਕਿਤੇ ਬਲਬੰਡ ਹੁਤੇ ਕਬਿ ਸ੍ਯਾਮ ਜਿਤੇ ਨ੍ਰਿਪ ਕੋਪਿ ਪਛਾਰੇ। 
ਜੁਧ ਪ੍ਰਬੀਨ ਸੁ ਬੀਰ ਬਡੇ ਰਿਸਿ ਸਾਥ ਸੋਊ ਛਿਨ ਮਾਹਿ ਸੰਘਾਰੇ। 
ਸ੍ਯੰਦਨ ਕਾਟਿ ਦਏ ਤਿਨ ਕੇ ਗਜ ਬਾਜ ਘਨੇ ਸੈਗਿ ਬਾਨਨ ਮਾਰੇ। 
ਰੁਦੂ ਕੋ ਖੇਲੁ ਕੀਯੋ ਰਨ ਮੈ ਜੇਊ ਜੀਵਤ ਤੇ ਤਜਿ ਜੁਧੁ ਪਧਾਰੇ। ੧੪੫੨। 


ਸੈਨ ਭਜਾਇ ਕੈ ਧਾਇ ਕੈ ਆਇ ਕੈ ਰਾਮ ਅਉ ਸ੍ਯਾਮ ਕੇ ਸਾਥ ਅਰਿਓ ਹੈ। 

ਲੈ _ਬਰਛਾ ਜਮਧਾਰ ਗਦਾ ਅਸਿ ਕੂਧ ਹ੍ਹੈ ਜੁਧ ਨਿਸੰਗ ਕਰਿਓ ਹੈ। 

ਤਉ ਬਹੁਰੋ ਕਬਿ ਸ੍ਯਾਮ ਭਨੈ ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ਹੈ। 

ਜਿਉ ਘਨ ਬ਼ੂੰਦਨ ਤਿਉ ਸਰ ਸਿਉ ਕਮਲਾਪਤਿ ਕੋ ਤਨ ਤਾਲ ਭਰਿਓ ਹੈ। ੧੪੫੩। 


ਦੰਹਰਾ 
ਬੇਧਿਓ ਜਬ _ਤਨ ਕ੍ਰਿਸਨ ਰਿਸਿ ਇੰਦ੍ਰਾਸਤੁ _ਸੰਧਾਨ। 
ਮੰਤੂਨ ਸਿਉ _ਅਭਿਮੰਤ੍ਰ ਕਰਿ ਗਹਿ ਧਨੁ _ਛਾਡਿਓ _ਬਾਨ। ੧੪੫੪੧ 


ਮਾਵੀਯ” 
ਇੰਦੂ ਤੇ ਆਦਿਕ ਬੀਰ ਜਿਤੇ ਤਬ ਹੀ ਸਰ ਛੂਟਤ ਭੂ ਪਰ ਆਏ। 
ਰਾਮ ਭਨੈ ਅਗਨਾਯੁਧ ਲੈ ਨ੍ਰਿਪ ਕੋ ਲਖ ਕੈ ਕਰਿ ਕੋਪ ਚਲਾਏ। 
ਭੂਪ ਸਸਰਾਸਨ ਲੈ ਸੁ ਕਟੇ ਅਪਨੇ ਸਰ ਲੈ ਸੁਰ ਕੇ ਤਨ ਲਾਏ। 
ਘਾਇਲ ਸੁਉਨ ਭਰੇ ਲਖਿ ਕੈ ਸੁਰ ਰਾਜ ਡਰੇ ਮਿਲਿ ਕੈ ਸਬ ਧਾਏ। ੧੪੫੫। 


ਕ੍ਰਿਸਨਾਵਤਾਰ ੪੭੭ 


ਕੇ ਵੇਖ ਰਹੇ _ਹਨ।੧੪੫੧। 
ਹੀ ਸੂਰਵੀਰ ਸਨ ਜਿਨ੍ਹਾਂ ਨੂੰ ਰਾਜੇ ਨੇ 


ਕਹਿੰਦੇ ਛ 

ਕੇ ਸੁਟਿਆ ਹੈ। (ਹੋਰ ਵੀ) ਯੁੱਧ ਵਿਚ (ਜੋ) ਬਹੁਤ ਪ੍ਬੀਨ ਸਨ, ਉਨ੍ਹਾਂ 
ਨੂੰ ਕੋਧ ਕਰ ਕੇ ਛਿਣ ਵਿਚ ਨਸ਼ਟ ਕਰ ਦਿੱਤਾ ਹੈ। (ਰਾਜੇ ਨੇ) ਉਨ੍ਹਾਂ ਦੇ ਰਥ ਤੋੜ ਦਿੱਤੇ 
ਹਨ ਅਤੇ _ਬਾਣਾਂ _ਨਾਲ _ਬਹੁਤ _ਸਾਰੇ _ਹਾਥੀ ਅਤੇ _ਘੋੜੇ _ਖਤਮ _ਕਰ _ਦਿੱਤੇ _ਹਨ। _ਰਣ- 
ਭੂਮੀ ਵਿਚ _'ਰੁਦਰ” ਵਾਲੀ ਖੇਡ ਖੇਡੀ ਗਈ ਹੈ। (ਉਥੇ) ਜੋ ਜੀਉਂਦੇ ਬਚੇ ਹਨ, ਉਹ ਯੁੱਧ 
ਨੂੰ ਛਡ ਕੇ ਭਜ ਗਏ ਹਨ।੧੪੫੨। 


ਦੀ ਬਹਾਦਰੀ ਮਾਸ਼ੂਕ _ਹੈ _ਅਤੇ 
ਕਵੀ 


ਇਿ 
2॥ 
ਉਤ 


(ਰਾਜਾ _ਯਾਦਵਾਂ ਦੀ) ਸੈਨਾ ਨੂੰ ਭਜਾ ਕੇ ਅਤੇ ਧਾਵਾ ਕਰ ਕੇ _ਬਲਰਾਮ ਅਤੇ ਕ੍ਰਿਸ਼ਨ 
ਨਾਲ _ਅੜ _ਖੜੋਤਾ _ਹੈ। _(ਉਸ ਨੇ) _ਬਰਛਾ, _ਜਮਧਾੜ, _ਗਦਾ ਅਤੇ _ਤਲਵਾਰ ਲੈ ਕੇ ਅਤੇ 
ਕੋਧਿਤ ਹੋ ਕੇ ਨਿਸੰਗ ਯੁੱਧ _ਕੀਤਾ ਹੈ। ਕਵੀ ਸਿਆਮ ਕਹਿੰਦੇ ਹਨ, ਤਦ (ਰਾਜੇ ਨੇ) ਫਿਰ 


ਜਦੋਂ ਕ੍ਰਿਸ਼ਨ ਦਾ ਸ਼ਰੀਰ (ਤੀਰਾਂ ਨਾਲ) ਵਿੰਨ੍ਹਿਆ ਗਿਆ (ਤਾਂ) ਉਸ ਨੇ ਇੰਦਰ 
ਅਸਤੁ _ਦਾ ਨਿਸ਼ਾਨਾ ਸਾਧ _ਲਿਆ ਅਤੇ ਮੰਤਰਾਂ ਨਾਲ ਮੰਦਰ ਕੇ, _ਧਨੁਸ਼ ਨੂੰ ਫੜਿਆ ਅਤੇ 
ਤੀਰ _ਛਡ _ ਦਿੱਤਾ _ਹੈ।੧੪੫੪। 
ਮਾਵੀਲ” 

ਇੰਦਰ ਆਦਿ ਜਿਤਨੇ _ਵੀ ਸ਼ੂਰਵੀਰ ਸਨ, _ਬਾਣ _ਦੇ _ਛੁਟਦਿਆਂ ਹੀ ਉਸੇ ਵੇਲੇ 
ਧਰਤੀ ਉਤੇ ਆ ਗਏ। ਰਾਮ (ਕਵੀ) ਕਹਿੰਦੇ ਹਨ, (ਉਹ ਸਾਰੇ) ਹੱਥ _ਵਿਚ ਅਗਨ-ਅਸਤੁ 
(ਭਾਵ ਬੰਦੂਕਾਂ) ਲੈ ਕੇ, ਰਾਜੇ ਨੂੰ ਵੇਖ ਕੇ ਕ੍ਰੋਧ ਨਾਲ ਚਲਾਉਂਦੇ _ਹਨ। (ਉਨ੍ਹਾਂ _ਅਸਤ੍ਰਾਂ ` ਨੂੰ) 
ਰਾਜਾ (ਖੜਗ ਸਿੰਘ) ਨੇ _ਧਨੁਸ਼ ਬਾਣ ਲੈ ਕੇ ਕਟ ਦਿੱਤਾ ਹੈ ਅਤੇ ਆਪਣੇ ਤੀਰ ਦੇਵਤਿਆਂ 
ਦੇ ਸ਼ਰੀਰ _ਵਿਚ _ਮਾਰੇ _ਹਨ। (ਆਪਣੇ ਆਪ ਨੂੰ) ਘਾਇਲ ਅਤੇ ਲਹੂ _ਲੁਹਾਨ ਵੇਖ ਕੇ 
ਇੰਦਰ ਡਰ _ਗਿਆ ਹੈ ਅਤੇ ਸਾਰੇ (ਦੇਵਤਿਆਂ ਨੇ) ਇੱਕਠਿਆਂ ਹੋਕੇ ਧਾਵਾ ਬੋਲ ਦਿੱਤਾ 
ਹੰ।੧੪੫੫। 


੪੭੮ 


ਸੀ _ਦਸਮ-ਗ੍ਰੰਥ _ਸਾਹਿਬ 


ਦੇਵ ਰਵਾਦਿਕ ਬੀਰ ਘਨੇ ਕਬਿ ਸਯਾਮ ਭਨੇ ਅਤਿ ਕੋਪ ਤਏ ਹੈ। 
ਲੈ ਬਰਛੀ ਕਰਵਾਰ ਗਦਾ ਸੁ ਸਬੈ ਰਿਸਿ ਭੂਪ ਸੋ ਆਇ ਖਏ ਹੈ। 
ਆਨਿ ਇਕਤੁ ਭਏ ਰਨ ਮੈ ਜਸੁ ਤਾ ਛਬਿ ਕੇ ਕਬਿ ਭਾਖ ਦਏ ਹੈ। 
ਭੂਪ ਕੇ ਬਾਨ ਸੁਗੈਧਿ ਕੇ ਲੈਬੇ ਕਉ ਭਉਰ ਮਨੋ ਇਕ ਠਉਰ ਭਏ ਹੈ। ੧੪੫੬। 


ਦੰਹਰ” 
ਦੇਵਨ ਮਿਲਿ ਖੜਗੇਸ ਕਉ ਘੇਰਿ ਚਹੂੰ _ਦਿਸਿ ਲੀਨ। 
ਤਬ ਭੂਪਤਿ ਧਨੁ ਬਾਨ ਲੈ ਕਹੋ ਜੁ _ਪਉਰਖ _ਕੀਨ। ੧੪੫੭। 


ਕਾਂਲਯੋਂ ਘਾਲ 

੭ਵੀਗਾ 
ਸੂਰ ਕੋ ਦ੍ਰਾਦਸ ਬਾਨਨ ਬੇਧਿ ਕੈ ਅਉ ਸਸਿ ਕੋ ਦਸ ਬਾਨ ਲਗਾਏ। 
ਔਰ ਸਚੀਪਤਿ ਕਉ ਸਰ ਸਉ ਸੁ ਲਗੇ ਤਨ ਭੇਦ ਕੈ ਪਾਰ ਪਰਾਏ। 
ਜਛ ਜਿਤੇ ਸੁਰ ਕਿੰਨਰ ਗੰਧੂਬ ਤੇ ਸਬ _ਤੀਰਨ ਸੋ ਨ੍ਰਿਪ ਘਾਏ। 
ਕੇਤਕ ਭਾਜਿ ਗਏ ਤੇ ਡਰਿ ਕੇਤਕਿ ਤਉ ਰਨ ਮੈ ਠਹਰਾਏ। ੧੪੫੮। 


ਜੁਧੁ ਭਯੋ ਸੁ ਘਨੋਂ ਜਬ ਹੀ ਤਬ ਇੰਦੂ ਰਿਸੇ ਕਰਿ ਸਾਂਗ ਲਈ ਹੈ। 
ਸ੍ਯਾਮ ਭਨੈ ਬਲ ਕੋ_ਕਰਿ ਕੈ ਤਿਹ ਭੂਪ ਕੈ ਊਪਰਿ ਡਾਰ ਦਈ ਹੈ। 
ਸੀ _ਖੜਗੇਸ ਸਰਾਸਨ ਲੈ ਸਰ ਕਾਟਿ ਦਈ ਉਪਮਾ ਸੁ ਭਈ ਹੈ। 
ਬਾਨ ਭਯੋ __ਖਗਰਾਜ _ਮਨੋ ਬਰਛੀ ਜਨੋ _ਨਾਗਨਿ _ਭਛ _ਗਈ ਹੈ। ੧੪੫੯। 


ਪੀੜਤ ਕੈ ਸਬ _ਬਾਨਨ ਸੋ ਪੁਨਿ ਇੰਦੂ ਤੇ ਆਦਿਕ ਬੀਰ ਭਜਾਏ। 
ਸੂਰ ਸਸੀ ਰਨ ਤ੍ਯਾਗਿ ਭਜੈ ਅਪਨੇ ਮਨ ਮੈ ਅਤਿ ਤ੍ਰਾਸ ਬਢਾਏ। 
ਖਾਇ ਕੈ ਘਾਇ ਘਨੇ ਤਨ ਮੈ ਭਜ ਗੇ ਸਬ ਹੀ ਨ ਕੋਊ ਠਹਰਾਏ। 
ਜਾਇ ਬਸੇ ਅਪੁਨੇ ਪੁਰ ਮੈ ਸੁਰ ਸੋਕ ਭਰੇ ਸਬ ਲਾਜ ਲਜਾਏ। ੧੪੬0। 


ਦੰਹਰ” 
ਜਬੈ ਸਕਲ ਸੁਰ _ਭਜਿ ਗਏ ਤਬ ਨ੍ਰਿਪ ਕੀਨੋ ਮਾਨ। 
ਧਨੁਖ _ਤਾਨਿ ਕਰ ਮੈ ਪ੍ਰਬਲ ਹਰਿ ਪਰ ਮਾਰੇ _ਬਾਨ। ੧੪੬੧। 


ਤਬ ਹਰਿ ਰਿਸਿ ਕੈ ਕਰਿ ਲਯੋ ਰਾਛਸ ਅਸਤੁ ਸੰਧਾਨ। 
ਮੰਤੁਨ ਸਿਉ ਅਭਿਮੰਤੁ _ਕਰਿ _ਛਾਡਿਓ ਅਦਭੁਤ _ਬਾਨ। _੧੪੬੨। 


ਕ੍ਰਿਸਨਾਵਤਾਰ ੪੭੯ 


& 


ਤਪ ਗਏ _ਹਨ। (ਹੱਥਾਂ ਵਿਚ) ਬਰਛੀਆਂ, ਤਲਵਾਰਾਂ ਅਤੇ _ਗਦਾ ਲੈ ਕੇ ਸਾਰੇ ਰਾਜੇ (ਖੜਗ 
ਸਿੰਘ) ਨਾਲ _ਖਹਿਣ ਲਗੇ _ਹਨ। _ਸਾਰੇ _ਰਣ-ਭੂਮੀ ਵਿਚ ਇਕਠੇ ਹੋ ਗਏ _ਹਨ। ਉਸ ਦ੍ਰਿਸ਼ 
ਦੇ _ਬਾਣਾਂ ਰੂਪ ਫੁਲਾਂ ਦੀ ਸੁਗੰਧ 


ਦੇਵਤਿਆਂ ਨੇ ਇਕੱਠੇ ਹੋਕੇ ਖੜਗ ਸਿੰਘ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਹੈ। 
ਤਦ ਰਾਜੇ ਨੇ (ਹੱਥ ਵਿਚ) ਧਨੁਸ਼ ਬਾਣ ਲੈ ਕੇ ਜੋ ਸੂਰਵੀਰਤਾ ਵਿਖਾਈ ਹੈ, ਉਸ ਦਾ 
ਵਰਣਨ ਕਰਦੇ ਹਾਂ।੧੪੫੭। 


ਕਫਾ_ਕਾਹੰਦੇ ਹਨ-- 
੭ਾਵੰਯਾ 

(ਖੜਗ ਸਿੰਘ ਨੇ) ਬਾਰ੍ਹਾਂ _ਤੀਰਾਂ ਨਾਲ ਸੂਰਜ ਨੂੰ ਵਿੰਨ੍ਹ ਕੇ ਫਿਰ ਚੰਦੂਮਾ ਨੂੰ ਦਸ 
ਤੀਰ ਮਾਰੇ ਹਨ। ਅਤੇ ਇੰਦਰ ਨੂੰ ਇਕ ਸੌ ਤੀਰ ਮਾਰੇ ਹਨ ਜੋ (ਉਸ ਦਾ) ਸ਼ਰੀਰ ਪਾੜ 
ਕੇ ਦੂਜੇ ਪਾਸੇ ਨਿਕਲ ਗਏ _ਹਨ। _ਯਕਸ਼, _ਕਿੰਨਰ ਅਤੇ _ਗੰਧਰਬ ਆਦਿ ਜਿਤਨੇ ਵੀ ਦੇਵਤੇ 
ਸਨ, ਉਨ੍ਹਾਂ ਸਾਰਿਆਂ ਨੂੰ ਰਾਜੇ ਨੇ ਤੀਰਾਂ ਨਾਲ ਜ਼ਖ਼ਮੀ ਕਰ ਦਿੱਤਾ ਹੈ। (ਉਨ੍ਹਾਂ ਵਿਚੋਂ) ਕਿਤਨੇ 
ਡਰ ਦੇ ਮਾਰੇ _ਰਣ-ਭੂਮੀ _ਵਿਚੋਂ _ਭਜ _ਗਏ _ਹਨ ਅਤੇ ਕਿਤਨੇ ਹੀ ਰਣ ਵਿਚ _ਖੜੋਤੇ 
ਹਨ।੧੪੫੮। 

ਜਦ ਤਕੜਾ ਯੁੱਧ _ਹੋਣ ਲਗ ਗਿਆ ਤਦ ਇੰਦਰ ਨੇ ਕ੍ਰੋਧਿਤ ਹੋ ਕੇ ਹੱਥ ਵਿਚ 
ਸਾਂਗ ਪਕੜ _ਲਈ। _ਸ਼ਿਆਮ _(ਕਵੀ) ਕਹਿੰਦੇ ਹਨ, _ਉਸ ਨੇ (ਸਾਂਗ ਨੂੰ) ਬਲ ਪੂਰਵਕ 
ਰਾਜੇ (ਖੜਗ ਸਿੰਘ) ਦੇ ਉਪਰ _ਚਲਾਇਆ। (ਅਗੋਂ) ਖੜਗ ਸਿੰਘ ਨੇ _ਧਨੁਸ਼ ਲੈ ਕੇ ਬਾਣ 
ਨਾਲ (ਸਾਂਗ ਨੂੰ) ਕਟ _ਦਿੱਤਾ। ਉਸ ਦੀ ਉਪਮਾ ਇਸ ਤਰ੍ਹਾਂ ਦੀ ਹੈ ਕਿ (ਰਾਜੇ ਦਾ) ਬਾਣ 
ਮਾਨੋ 


ਗਰੂੜ _ਹੋਵੇ _ਅਤੇ _ਉਸ _ਨੇ _ਬਰਛੀ _ਰੂਪ _ਨਾਗਨ _ਨੂੰ ਖਾ _ਲਿਆ ਹੋਵੇ।੧੪੫੯। 
ਗਏ 


ੜ੍‌ 


ਛਡ ਕੇ ਭਜ ਗਏ ਹਨ। (ਆਪਣੇ) ਸ਼ਰੀਰਾਂ ਉਤੇ ਦੈ 
ਭਜ ਗਏ ਹਨ ਅਤੇ ਕੋਈ ਵੀ ਠਹਿਰਿਆ ਨਹੀਂ _ਹੈ। ਸਾਰੇ ਦੇਵਤੇ ਸੋਗ 
ਹੋਏ ਅਤੇ _ਲਜਿਤ _ਹੋਏ ਆਪਣੇ ਨਗਰਾਂ _(ਪੁਰੀਆਂ) ਵਿਚ _ਜਾ ਵਸੇ _ਹਨ।੧੪੬0। 


ਇੰਦਰ ਆਦਿ ਸਾਰੇ 
ਵਿਚ ਬਹੁਤ _ ਡਰ 
ਬਹੁਤ ਸਾਰੇ _ਘਾਉ 


ਜਦ ਸਾਰੇ ਦੇਵਤੇ ਭੇਜ _ਗਏ ਤਾਂ ਰਾਜੇ (ਖੜਗ _ਸਿੰਘ) ਨੂੰ ਅਭਿਮਾਨ ਹੋ__ਗਿਆ 
ਅਤੇ _ਹੱਥ _ਵਿਚ _ਕਠੋਰ _ਧਨੁਸ਼ _ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਉਤੇ _ਬਾਣ ਚਲਾਉਣ ਲਗ 
`”"ਗਿਅਆ।੧੪੬੧। 

ਤਦ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋਕੇ ਹੱਥ ਵਿਚ _'ਰਾਛਸ _ਅਸਤੁ` ਸਾਧ ਲਿਆ ਅਤੇ 
ਮੰਤਰਾਂ _ਨਾਲ _ ਮੰਦਰ _ਕੇ _ (ਉਹ) ਅਦਭੁਤ _ ਬਾਣ _ ਛਡ _ ਦਿੱਤਾ।੧੪੬੨। 


੪੮0 


ਸੀ _ਦਸਮ-ਗ੍ਰੰਥ _ਸਾਹਿਬ 


ਸ਼ਵੰਯਾ 
ਦੈਤ ਅਨੇਕ _ਭਏ ਤਿਹ _ਤੇ ਬਲਵੰਡ ਕੁਰੂਪ ਭਯਾਨਕ _ਕੀਨੇ। 
ਚਕ੍ਰ ਧਰੇ ਜਮਦਾਰ ਛੁਰੀ ਅਸਿ ਢਾਲ ਗਦਾ ਬਰਛੀ ਕਰਿ ਲੀਨੇ। 
ਮੂਸਲ ਔਰ ਪਹਾਰ ਉਖਾਰਿ ਲੀਏ ਕਰ ਮੈ ਦੂਮ ਪਾਤਿ ਬਿਹੀਨੇ। 
ਦਾਤਿ ਬਢਾਇ ਕੈ ਨੈਨ ਤਚਾਇ ਕੈ ਆਇ ਕੈ ਭੂਪਤਿ ਕੋ ਭਯ ਦੀਨੇ। ੧੪੬੩। 


ਕੇਸ ਬਡੇ ਸਿਰਿ ਬੇਸ ਬੁਰੇ ਅਰੁ ਦੇਹ ਮੈ ਰੋਮ ਬਡੇ ਜਿਨ ਕੇ। 

ਮੁਖ ਸੋ_ਨਰ ਹਾਡਨ ਚਾਬਤ ਹੈ ਪੁਨਿ ਦਾਤ ਸੇ ਦਾਤ ਬਜੇ ਤਿਨ ਕੇ। 

ਸਰ ਸੁਉਨਤ ਕੇ ਅਖੀਆ ਜਿਨ ਕੀ ਸੰਗ ਕੌਨ ਭਿਰੈ ਬਲ ਕੈ ਇਨ ਕੇ। 
ਸਰ ਚਾਪ ਚਢਾਇ ਕੈ _ਰੈਨ ਫਿਰੈ ਸਬ ਕਾਮ ਕਰੈ ਨਿਤ ਪਾਪਨ ਕੇ। ੧੪੬੪। 


ਧਾਇ ਪਰੇ ਮਿਲ ਕੈ ਉਤਰ ਰਾਛਸ ਭੂਪ ਇਤੇ ਥਿਰ ਠਾਢੋ ਰਹਿਓ ਹੈ। 
ਡਾਢ ਸੁ ਕੈ ਅਪਨੇ ਮਨ ਕੋ ਰਿਸਿ ਸਤ੍ਨ ਕੋ ਇਹ ਭਾਤਿ ਕਹਿਓ ਹੈ। 
ਆਜ ਸਬੈ ਹਨਿ ਹੋ ਰਨ ਮੈ ਕਹਿ ਯੌ ਬਤੀਯਾ ਧਨੁ ਬਾਨ ਗਹਿਓ ਹੈ। 
ਯੌ ਨ੍ਰਿਪ ਕੋ ਅਤਿ ਧੀਰਜ ਪੇਖ ਕੈ ਦਾਨਵ ਕੋ ਦਲ ਰੀਝਿ ਰਹਿਓ ਹੈ। ੧੪੬੫। 


ਤਾਨਿ ਕਮਾਨ ਮਹਾ ਬਲਵਾਨ ਸੁ _ਸਤ੍ਨ ਕੋ ਬਹੁ ਬਾਨ _ਚਲਾਏ। 
ਏਕਨ ਕੀ ਭੁਜ ਕਾਟਿ ਦਈ ਰਿਸਿ ਏਕਨ ਕੇ ਉਰ ਮੈ ਸਰ ਲਾਏ। 
ਘਾਇਲ ਏਕ ਗਿਰੇ ਰਨ ਮੋ ਲਖਿ ਕਾਇਰ ਛਾਡਿ ਕੈ ਖੇਤ ਪਰਾਏ। 
ਏਕ ਮਹਾ ਬਲਵੰਤ ਦਯੰਤ ਰਹੇ ਥਿਰ ਹੈ ਤਿਨ ਬੈਨ ਸੁਨਾਏ। ੧੪੬੬। 


ਕਾਹੇ ਕੋ ਜੂਝ ਕਰੇ ਸੁਨ ਰੇ ਨ੍ਰਿਪ ਤੋਹੂ ਕੋ ਜੀਵਤ ਜਾਨ ਨ ਦੈ ਹੈ। 
ਦੀਰਘ ਦੇਹ ਸਲੋਨੀ ਸੀ ਮੂਰਤਿ ਤੋ ਸਮ ਭਛ ਕਹਾ ਹਮ ਪੈ ਹੈ। 


ਤੂ ਨਹੀ ਜਾਨਤ ਹੈ ਸੁਨ ਰੇ ਸਠ ਤੋ ਕਹੁ ਦਾਤਨ ਸਾਥ ਚਬੈ_ਹੈ। 
ਤੋਹੀ ਕੇ ਮਾਸ ਕੇ ਖੰਡਨ ਖੰਡ ਕੈ ਪਾਵਕ ਬਾਨ ਮੈ ਭੁੰਜ ਕੈ ਖੈ ਹੈ। ੧੪੬੭। 


(੫ 


ਹਾਰ” 
ਸੁਨ ਕੈ ਤਿਹ ਬੈਨ ਕੋ ਨ੍ਰਿਪ ਬੋਲਿਓ ਰਿਸ ਖਾਇ। 
ਹਮ ਤੇ ਭਜਿ ਜਾਇ ਤਿਹ ਮਾਤਾ ਦੂਧ ਅਪਾਇ। _੧੪੬੮। 


ਹੋਆ &ਤ 


ਏਕੁ ਬੈਨ ਸੁਨਿ ਦਾਨਵੀ ਸੈਨ ਪਰੀ ਸਬ _ਧਾਇ। 
ਚਹੂੰ ਓਰ _ਘੇਰਿਓ ਨ੍ਰਿਪਤਿ ਖੇਤ ਬਾਰ ਕੀ ਨਿਆਇ। _੧੪੬੯। 


ਕ੍ਰਿਸਨਾਵਤਾਰ ੪੮੧ 


ਮਾਵੀਲ” 

ਉਸ (ਤੀਰ) ਤੋਂ ਅਨੇਕ ਦੈੱਤ ਪੈਦਾ ਹੋ ਗਏ ਜੋ ਬਹੁਤ ਹੀ ਭਿਆਨਕ, ਕੁਰੂਪ ਅਤੇ 
ਬਲਵਾਨ ਰੂਪ ਵਾਲੇ _ਸਨ। (ਉਨ੍ਹਾਂ ਨੇ) ਹੱਥਾਂ ਵਿਚ ਚੱਕਰ, ਜਮਧਾੜ, ਛੁਰੀ, ਤਲਵਾਰ, ਢਾਲ, 
ਗਦਾ ਅਤੇ _ਬਰਛੀ (ਆਦਿਕ ਸ਼ਸਤ੍ਰ) _ਪਕੜੇ _ਹੋਏ _ਸਨ। (ਉਨ੍ਹਾਂ ਨੇ) _ਮੂਸਲ, ਪਰਬਤ ਅਤੇ 
ਪੱਤਰਾਂ ਤੋਂ _ਸਖਣੇ ਬ੍ਰਿਛ ਹੱਥਾਂ ਵਿਚ ਚੁਕੇ ਹੋਏ _ਸਨ। (ਉਹ ਸਾਰੇ) ਦੰਦਾਂ ਨੂੰ ਕਢ ਕੇ ਅਤੇ 
੍ ਕੇ _ਉਸ ਨੂੰ ਭੈਭੀਤ ਕਰਦੇ _ਹਨ।੧੪੬੩। 
(ਜਿਨ੍ਹਾਂ _ਦੇ) ਸਿਰਾਂ ਉਤੇ ਬਹੁਤ ਵਾਲ _ਹਨ, _ਮਾੜੇ ਭੇਸ ਹਨ ਅਤੇ ਦੇਹ ਉਤੇ ਵੱਡੇ 
ਰੋਮ ਮੁਖ _ਨਾਲ ਮਨੁੱਖਾਂ ਦੀਆਂ _ਹਡੀਆਂ _ਚਬਦੇ ਸਨ ਅਤੇ ਉਨ੍ਹਾਂ ਦੇ ਦੰਦਾਂ 
ਦੰਦ ਵਜ ਰਹੇ _ਸਨ। _ ਜਿਨ੍ਹਾਂ ਦੀਆਂ ਔਖਾਂ ਲਹੂ _ਵਾਂਗ ਲਾਲ _ਹਨ, ਇਨ੍ਹਾਂ ਨਾਲ ਬਲ 


ਕਟ 

ਵਿਚ _ਬਾਣ ਮਾਰੇ _ਹਨ। ਕਈ ਇਕ ਘਾਇਲ ਹੋ 
(ਜਿਨ੍ਹਾਂ ਨੂੰ) ਵੇਖ ਕੇ _ਕਾਇਰ ਲੋਕ _ਯੁੱਧ-ਭੂਮੀ ਛਡ _ਕੇ ਖਿਸਕ 
ਮਹਾਨ ਬਲਵਾਨ ਦੈਂਤ ਅਚਲ ਹੋਕੇ _ਖੜੋਤੇ ਹਨ ਅਤੇ ਉਨ੍ਹਾਂ ਨੇ (ਇਸ ਤਰਾਂ ਦੇ) 
ਕਹੇ ਹਨ।੧੪੬੬। 
ਹੇ ਰਾਜੇ! ਸੁਣ, (ਤੂੰ) ਕਿਸ ਵਾਸਤੇ ਯੁੱਧ _ਕਰਦਾ ਹੈਂ, ਤੈਨੂੰ (ਅਸੀਂ) ਜੀਉਂਦੇ ਜਾਣ 
ਨਹੀਂ _ਦਿਆਂਗੇ। _(ਤੇਰੀ) ਲੰਬੀ _ਦੇਹ _ਅਤੇ _ਸਲੋਣੀ ਸੂਰਤ _ਹੈ, _ਤੇਰੇ _ਵਰਗਾ _ਭੋਜਨ _ਅਸੀੱ 
ਕਿਥੋਂ ਪ੍ਰਾਪਤ ਕਰਾਂਗੇ। ਹੇ ਮੂਰਖ! ਸੁਣ, ਤੂੰ ਨਹੀਂ ਜਾਣਦਾ, (ਅਸੀਂ) ਤੈਨੂੰ ਦੰਦਾਂ ਨਾਲ _ਚਬ 
ਜਾਵਾਂਗੇ। _ਤੇਰੇ _ਹੀ ਮਾਸ _ਦੀਆਂ _ਬੋਟੀਆਂ _ਕਰ _ਕੇ _ਬਾਣਾਂ ਰੂਪ ਅਗ ਵਿਚ ਭੁੰਨ ਕੇ 
ਖਾਵਾਂਗੇ।੧੪੬੭। 
ਦੰਹਰਾ 

ਉਨ੍ਹਾਂ ਦੇ ਇਸ ਤਰ੍ਹਾਂ ਦੇ _ਬੋਲ ਸੁਣ ਕੇ ਰਾਜਾ (ਖੜਗ _ਸਿੰਘ) ਕ੍ਰੋਧਵਾਨ ਹੋਕੇ 
ਕਹਿਣ _ਲਗਾ--ਜੋ (ਕੋਈ) ਮੇਰੇ ਕੋਲੋਂ ਭਜ ਕੇ ਜਾਏਗਾ, ਉਸ ਲਈ ਮਾਂ ਦਾ ਦੁੱਧ ਹਰਾਮ 
('ਅਪਾਇ”) _ਹੋਂਵੇਗਾ।੧੪੬੮। 

(ਇਹ) ਇਕੋ ਬੋਲ ਸੁਣ ਕੇ ਸਾਰੀ ਦੈਂਤ ਸੈਨਾ (ਰਾਜੇ ਉਤੇ) ਟੁਟ ਕੇ ਪੈ ਗਈ 
ਅਤੇ _ਰਾਜੇ ਨੂੰ _ਖੇਤ _ਦੀ _ਵਾੜ _ਵਾਂਗ _ ਚੌਹਾਂ _ਪਾਸਿਆਂ _ਤੋਂ ਘੇਰ _ਲਿਆ।੧੪੬੯। 


੪੮੨ 


ਸੀ _ਦਸਮ-ਗ੍ਰੰਥ _ਸਾਹਿਬ 


ਜ਼ੱਪਣ/ 
ਅਸੁਰਨ ਘੇਰ ਖੜਗ ਸਿੰਘ ਲੀਨੋ। ਤਬ ਨ੍ਰਿਪ ਕੋਪ ਘਨੋ ਮਨਿ _ਕੀਨੋ। 
ਧਨੁਖ _ਬਾਨ ਕਰ ਬੀਚ _ਸੰਭਾਰੇ। ਸਤਰ ਅਨੇਕ ਮਾਰ ਹੀ _ਡਾਰੈ। ੧੪੭0। 


ਕੂਰ ਕਰਮ ਇਕ _ਰਾਛਸ ਨਾਮਾ। ਜਿਨ ਜੀਤੇ ਆਗੇ ਸੰਗ੍ਹਾਮਾ। 
ਸੋ ਤਬ ਹੀ ਨ੍ਰਿਪ ਸਾਮੁਹੇ ਗਯੋ। ਅਤਿ ਹੀ ਜੂਝ ਦੁਹੁਨ ਕੋ _ਭਯੋ। ੧੪੭੧। 


ਸ਼ਵੰਯਾ 
ਆਯੁਧ ਲੈ ਸਬ ਹੀ ਆਪਣੇ ਜਬ ਹੀ ਵਹ ਭੂਪਤਿ ਸੰਗ ਅਰਿਓ ਹੈ। 
ਜੁਧ ਅਨੇਕ ਪ੍ਰਕਾਰ ਕੀਯੋ ਰਨ ਕੀ ਛਿਤ ਤੇ ਕੋਊ ਨਹਿ ਟਰਿਓ ਹੈ। 
ਤੌ ਨ੍ਰਿਪ ਲੈ ਕਰ ਮੈ ਅਸਿ ਕੋ ਰਿਪੁ ਮੂੰਡ ਕਟਿਓ ਗਿਰ ਭੂਮਿ ਪਰਿਓ ਹੈ। 
ਦੇਹ ਛੁਟਿਯੋ ਨਹੀ ਕੋਪ ਹਟਿਓ ਨਿਜ ਓਠ ਕੇ ਦਾਤਨ ਸੋ _ਪਕਰਿਓ ਹੈ। ੧੪੭੨। 


ਦੰਹਰ” 
ਕੁਰਰਰ ਕਰਮ ਕੋ ਖੜਗ ਸਿੰਘ ਜਬ ਮਾਰਿਓ ਰਨ ਨੌਰ। 
ਅਸੁਰਨ ਕੀ ਸੈਨਾ ਹੁਤੀ" ਦਾਨਵ ਨਿਕਸਿਓ ਔਰ। _੧੪੭੩। 


ਨੱਰਨਾ 
ਸੰਗਮ ਲਰਿਓ _ਅਰਿਓ _ਨਾਹਿਨ _ਡਰਿਓ। _੧੪੭੪। 


ਕੂਰ ਕਰਮ _ਬਧ ਨੈਨ _ਨਿਹਾਰਿਓ। ਤਬ ਹੀ ਅਪਨੋ ਖੜਗ _ਸੰਭਾਰਿਓ। 
ਕੂਰ ਦੈਤ ਰਿਸਿ ਨ੍ਰਿਪ ਪਰ ਧਾਯੋ। ਮਾਨੋ ਕਾਲ ਮੇਘ ਉਮਡਾਯੋ। _੧੪੭੫। 


ਆਵਤ ਹੀ ਤਿਹ ਭੂਪ _ਪਚਾਰਿਓ। ਜਾਹੁ ਕਹਾ ਮੁਝ ਬੰਧੁ _ਪਛਾਰਿਓ। 
ਹਉ ਤੁਮ ਸੋ ਅਬ ਜੁਧ ਮਚੈ ਹੋ। ਭ੍ਰਾਤ ਗਯੋ _ਜਹਿ ਤੋਹਿ ਪਠੈ ਹੋ। ੧੪੭੬। 


ਯੌ _ਕਹਿ ਕੈ ਤਬ ਖੜਗ _ਸੈਭਾਰਿਓ। ਅਤਿ ਪ੍ਰਚੰਡ ਬਲ _ਕੋਪਿ ਪ੍ਰਹਾਰਿਓ। 
ਭੂਪਤਿ ਲਖਿਓ ਕਾਟਿ ਅਸਿ ਦੀਨੋ। ਸੋਊ ਮਾਰਿ ਰਨ ਭੀਤਰਿ ਲੀਨੋ। _੧੪੭੭। 


ਦੰਹਰਾ 
ਕਰਰਰ ਕਰਮ ਅਰੁ ਕ੍ਰੋਰ ਦੈਤ ਦੋਊ ਗਏ ਜਹ ਧਾਮਿ। 
ਸੈਨਾ ਤਿਨ ਕੀ ਸਸਤੁ ਲੈ ਘੇਰਿਓ ਨ੍ਰਿਪ ਸੰਗ੍ਰਾਮਿ। ੧੪੭੮। 


ਕ੍ਰਿਸਨਾਵਤਾਰ ੪੮੩ 


ਜਪਣ 

(ਜਦੋਂ) ਦੈਂਤਾਂ ਨੇ ਖੜਗ ਸਿੰਘ ਨੂੰ ਘੇਰ ਲਿਆ, ਤਦੋਂ ਰਾਜੇ ਨੇ ਮਨ ਵਿਚ ਬਹੁਤ 
ਕ੍ਰੋਧ _ਕੀਤਾ। _ਹੱਥ _ਵਿਚ _ਧਨੁਸ਼ _ਬਾਣ ਸੰਭਾਲ ਕੇ _ਅਨੋਕਾਂ _ਵੈਰੀਆਂ ਨੂੰ ਮਾਰ 
ਸੁਟਿਆ।੧੪੭0। 
'ਕੂਰ ਕਰਮ” ਨਾਂ ਦਾ ਇਕ ਰਾਖਸ਼ ਸੀ ਜਿਸ ਨੇ ਅਗੇ (ਕਈ) ਯੁੱਧ ਜਿਤੇ ਹੋਏ 


੨ 


ਸਨ। _ਉਹ ਉਦੋਂ ਹੀ ਰਾਜੇ ਦੇ ਸਾਹਮਣੇ ਚਲਾ _ਗਿਆ ਅਤੇ ਦੋਹਾਂ ਦਾ ਬਹੁਤ ਭਿਆਨਕ 
ਯੁੱਧ ਹੋਇਆ।੧੪੭੧। 
੭ਾਵੰਯ੍ਾ 

ਆਪਣੇ ਸਾਰੇ ਸ਼ਸਤ੍ਰ ਲੈ ਕੇ ਤਦੋਂ ਹੀ ਉਹ ਰਾਜੇ ਨਾਲ ਅੜ _ਖੜੋਤਾ। (ਉਨ੍ਹਾਂ ਦੋਹਾਂ 
ਨੇ) ਅਨੇਕ _ਪੁਕਾਰ _ਦਾ ਯੁੱਧ _ਕੀਤਾ _ਅਤੇ _ਰਣ-ਭੂਮੀ ਤੋਂ ਕੋਈ _ਵੀ ਪਿਛੇ ਨ _ਹਟਿਆ। 
ਤਦ ਰਾਜੇ ਨੇ ਹੱਥ ਵਿਚ ਤਲਵਾਰ ਲੈ ਕੇ ਵੈਰੀ ਦਾ ਸਿਰ ਕਟ ਕੇ ਧਰਤੀ ਉਤੇ ਸੁਟ 
ਦਿੱਤਾ। ਉਸ ਦੀ ਦੇਹ ਛੁਟ ਗਈ ਹੈ, ਪਰ ਗੁੱਸਾ ਨਹੀਂ ਹਟਿਆ ਹੈ। (ਉਸ ਨੇ) ਆਪਣੇ 
ਹੋਠਾਂ _ਨੂੰ ਦੰਦਾਂ _ਨਾਲ _ਪਕੜਿਆ _ ਹੋਇਆ _ ਹੈ।੧੪੭੨। 


ਦੰਹਰਾ 
ਜਦ _ਕੂਰ ਕਰਮ ਨੂੰ ਖੜਗ ਸਿੰਘ ਨੇ ਯੁੱਧ-ਸਥਲ _ਵਿਚ _ਮਾਰ ਦਿੱਤਾ _(ਤਦ) ਦੈੱਤਾਂ 

ਦੀ _ਸੈਨਾਂ ਵਿਚੋਂ ਇਕ _ ਹੋਰ ਦੈਂਤ ਨਿਕਲ _ਆਇਆ।੧੪੭੩। 

ਨੱਰਠਾ 


(ਉਹ) ਬਹੁਤ ਵੱਡਾ ਅਤੇ ਬਲਵਾਨ ਦੈੱਤ ਸੀ। (ਉਹ) 


ਅਤੇ ਵੈਰੀਆਂ ਤੋਂ (ਕਦੇ) ਡਰਿਆ ਨਹੀਂ _ਸੀ।੧੪੭੪। 


ਦੈਂਤ ਵੀ 
ਕਰ ਦਿੱਤਾ, (ਜੋ ਇੰਜ ਪੂਤੀਤ ਹੁੰਦਾ ਸੀ) ਮਾਨੋ ਕਾਲ ਰੂਪ ਬਦਲ ਉਮਡ ਕੇ ਆ ਗਿਆ 
ਹੌਵੇ।੧੪੭੫। 

ਉਸ ਨੇ ਆਉਂਦਿਆਂ ਹੀ ਰਾਜੇ ਨੂੰ ਲਲਕਾਰਿਆ ਕਿ (ਹੁਣ) ਜਾਂਦਾ ਕਿਥੇ ਹੈਂ? ਮੇਰੇ 


ਭਰਾ ਨੂੰ (ਤੂੰ) ਮਾਰ ਸੁਟਿਆ ਹੈ। ਮੈਂ ਹੁਣ ਤੇਰੇ ਨਾਲ ਯੁੱਧ _ਮਚਾਵਾਂਗਾ ਅਤੇ ਜਿਥੇ (ਮੇਰਾ) 
ਭਰਾ _ਗਿਆ ਹੈ, (ਉਥੇ _ਹੀ) ਤੈਨੂੰ ਭੇਜਾਂਗਾ।੧੪੭੬। 

ਇਸ ਤਰ੍ਹਾਂ ਕਹਿ ਕੇ ( ਉਸ ਨੇ) ਤਦ ਖੜਗ ਸੰਭਾਲ ਲਈ _ਅਤੇ _ਬਹੁਤ ਕ੍ਰੋਧ 
ਕਰ ਕੇ ਪੂਰੇ ਜ਼ੋਰ _ਨਾਲ _ਵਾਰ _ਕੀਤਾ। _(ਜਦੋਂ) ਰਾਜੇ _ਨੇ _(ਵਾਰ ਹੁੰਦਾ) _ਵੇਖਿਆ (ਤਦੋਂ 
ਉਸ ਨੇ) ਤਲਵਾਰ ਨਾਲ (ਖੜਗ ਨੂੰ) ਕਟ ਦਿੱਤਾ ਅਤੇ ਉਸ (ਦੈਂਤ) ਨੂੰ ਵੀ ਰਣ ਵਿਚ 
ਮਾਰ _ਦਿੱਤਾ।੧੪੭੭। 
ਦੰਹਰਾ 


੨ ਤਾ 


(ਜਦੋਂ) ਕਰ ਕਰਮ” ਅਤੇ _'ਕੁਰ ਦੈਂਤ” ਦੋਵੇਂ 
ਦੀ ਸੈਨਾ ਨੇ ਸ਼ਸਤ੍ਰ _ਲੈ ਕੇ ਰਾਜੇ ਨੂੰ ਯੁੱਧ-ਭੂਮੀ 


ਯਮਲੋਕ ਨੂੰ ਚਲੇ ਗਏ (ਤਦੋਂ) ਉਨ੍ਹਾਂ 
ਵਿਚ ਘੇਰ _ਲਿਆ।੧੪੭੮। 


੪੮੪ 


ਰੋਸ ਕੀਓ ਤਿਨ ਹੂੰ ਮਨ ਮੈ ਜੋਉ ਦੈਤ ਬਚੇ ਨ੍ਰਿਪ ਊਪਰ ਧਾਏ। 
ਬਾਨ _ਕਮਾਨ _ਗਦਾ ਬਰਛੀ _ਅਗਨਾਯੂਧ ਲੈ ਕਰਿ _ਕੋਪ ਬਢਾਏ। 
ਤੋਂ! ਨ੍ਰਿਪ ਤੀਰ ਸਰਾਸਨੁ ਲੈ ਸਭ ਆਵਤ ਬਾਟ ਮੈ ਕਾਟਿ ਗਿਰਾਏ। 
ਆਪਨੇ _ਕਾਢਿ _ਨਿਖੰਗਹੁ ਤੇ ਸਰ _ਸਤ੍ਰਨ ਕੇ ਉਰ ਬੀਚ _ਲਗਾਏ। ੧੪੭੯। 


ਚੱਪਣਾ' 
ਤਬ ਸਭ ਸਤਰ _ਭਾਜ ਕੈ ਗਏ। ਕੋਊ ਸਨਮੁਖ ਹੋਤ ਨ ਪਏ। 
ਅਧਿਕ ਦੈਤ ਜਮ _ਲੋਕਿ ਪਠਾਏ। _ਜੀਅਤਿ ਰਹੇ ਰਨ ਤ੍ਯਾਗਿ _ਪਰਾਏ। _੧੪੮0। 


੭ਵੀਯ” 
ਭਾਜ ਗਏ ਸਬ ਦੈਤ ਜਬੈ ਤਬ ਭੂਪ ਰਿਸਿਓ ਹਰਿ ਕੋ ਸਰ ਮਾਰੇ। 
ਲਾਗਤ ਹੀ ਕਵਿ ਸ੍ਯਾਮ ਕਹੈ ਤਨ ਸ੍ਰੀ ਜਦੁਬੀਰ ਕੋ ਚੀਰ ਪਧਾਰੇ। 
ਬੇਧਿ ਕੈ ਔਰਨ ਕੇ ਤਨ ਕੋ ਪੁਨਿ ਔਰਨ ਜਾਇ ਲਗੇ ਸੁ ਸੰਘਾਰੇ। 
ਦੇਖਹੁ ਪਉਰਖ ਭੂਪਤਿ ਕੋ ਅਬ ਆਪ ਹੈ ਏਕ ਅਨੇਕ _ਬਿਦਾਰੇ। ੧੪੮੧। 


ਸੀ ਹਰਿ ਜਲ ਕੋ ਅਸਤ ਚਲਾਯੋ। ਸੋ_ਛੁਟ ਕੈ ਨ੍ਰਿਪ ਉਪਰ ਆਯੋ। 
ਬਰੁਨ ਸਿੰਘ ਮੂਰਤਿ ਧਰਿ ਆਏ। _ਸਰਿਤਨ ਕੀ ਸੈਨਾ ਸੈਗਿ ਲਿਯਾਏ। ੧੪੮੨। 


ਆਵਤ _ਸਿੰਘਨ ਸਬਦ _ਸੁਨਾਯੋ। ਬਾਰਿ ਰਾਜ ਅਤਿ ਰਿਸ ਕਰਿ ਧਾਯੋ। 
ਸੁਨਤ ਸਬਦ ਕਾਪੇ ਪੁਰ ਤੀਨੋ। ਇਨ ਨ੍ਰਿਪ ਮਨ ਮੈ ਤ੍ਰਾਸ ਨ ਕੀਨੋ। ੧੪੮੩। 


ਮਾਵੀਯ” 
ਬਾਨਨ _ਸੈਗ _ਜਲਾਧਿਪ ਕੋ ਕਵਿ _ਸ੍ਯਾਮ _ਭਨੇ ਤਨ _ਤਾੜਨ ਕੀਨੋ। 
ਸਾਤਹੁ ਸਿੰਧਨ ਕੋ ਰਿਸ ਕੈ ਸਰ ਜਾਲਨ ਸਿਉ ਉਰ ਛੇਦ ਕੈ ਦੀਨੋ। 
ਘਾਇਲ ਹੈ ਸਰਿਤਾ ਸਗਰੀ ਬਹੁ ਸ੍ਰੋਨਤ ਸੋ ਤਿਹ ਕੋ ਅੰਗ ਭੀਨੋ। 
ਨੈਕੁ ਨ _ਠਾਢੋ ਰਹਿਓ ਰਣ ਮੈ ਜਲ ਰਾਜ ਭਜਿਓ ਗ੍ਰਿਹ ਕੋ ਮਗੁ ਲੀਨੋ। ੧੪੮੪। 


ਚੱਪਣਾ 
ਜਬੈ _ਜਲਾਧਿਪ ਧਾਮਿ ਸਿਧਾਰੇ। ਤਬ ਹਰਿ ਕੋ ਨ੍ਰਿਪ ਪੁਨਿ ਸਰ ਮਾਰੇ। 
ਤਬ ਜਮ ਕੋ ਹਰਿ ਅਸਤੁ ਚਲਾਯੋ। ਹੈ ਪ੍ਰਤਛ ਜਮ ਨ੍ਰਿਪ ਪਰ ਧਾਯੋ। ੧੪੮੫। 


“ਹੈ ੩ 


ਕ੍ਰਿਸਨਾਵਤਾਰ ੪੮੫ 

੭ਾਵੀਯਾ 
ਜਿਹੜੇ ਦੈੱਤ ਬਚੇ _ਸਨ, ਉਨ੍ਹਾਂ ਨੇ _ਮਨ ਵਿਚ ਕ੍ਰੋਧ ਕਰ ਕੇ ਰਾਜੇ _ਉਪਰ ਹੱਲਾ 
ਕਰ _ਦਿੱਤਾ। _ਬਾਣ, ਕਮਾਨ, _ਗਦਾ, _ਬਰਛੀ _ਅਤੇ _ਅਗਨੀ-ਸ਼ਸਤ੍ (ਬੰਦੂਕ) _ਹੱਥ _ਵਿਚ _ਲੈ 
ਕੇ ਅਤੇ ਕ੍ਰੋਧ ਨੂੰ ਵਧਾ ਕੇ (ਚਲਾਉਂਦੇ _ਹਨ)। ਤਦੋਂ ਰਾਜਾ _ਤੀਰ-ਕਮਾਨ ਲੈ ਕੇ (ਵੈਰੀਆਂ 


(ਤਦ) ਸ੍ਰੀ ਕ੍ਰਿਸ਼ਨ ਨੇ ਜਲ ਦਾ ਅਸਤ ਚਲਾਇਆ ਜੋ ਛੁਟ ਕੇ ਰਾਜੇ ਦੇ ਉਪਰ 
ਆਇਆ। _ ਵਰੁਨ _ਦੇਵਤਾ ਸੂਰਮੇ _(ਸ਼ੇਰ) ਦਾ ਰੂਪ ਧਾਰ ਕੇ ਆਇਆ _ਅਤੇ ਨਦੀਆਂ _ਦੀ 
ਸੈਨਾ ਨਾਲ ਲਿਆਇਆ।੧੪੮੨। 

ਆਉਂਦਿਆਂ _ਹੀ_ਸ਼ੂਰਵੀਰ ਨੇ _ਸ਼ਬਦ _(ਬੋਲ) _ਸੁਣਾਇਆ--(ਹੇ _ਰਾਜਨ! ਤੇਰੇ _ਉਪਰ) 
ਵਰੁਨ ਦੇਵਤਾ ਨੇ ਕ੍ਰੋਧਿਤ ਹੋਕੇ ਹਮਲਾ ਕੀਤਾ ਹੈ। (ਉਸ ਦੇ) ਬੋਲ ਸੁਣ ਕੇ ਤਿਨੋ ਲੋਕ 
ਕੰਬ ਗਏ ਹਨ ਪਰ ਇਸ ਰਾਜੇ ਨੇ ਜ਼ਰਾ ਜਿੰਨਾ ਵੀ ਮਨ ਵਿਚ ਡਰ ਨਹੀਂ ਮੰਨਿਆ 
ਹੰ।੧੪੮੩। 


ਕਵੀ ਸ਼ਿਆਮ ਕਹਿੰਦੇ ਹਨ, (ਰਾਜੇ ਨੇ) _ਬਾਣਾਂ ਨਾਲ _ਵਰੁੂਨ ਦੇਵਤੇ ਦੇ ਸ਼ਰੀਰ ਨੂੰ 
(ਚੰਗੀ ਤਰ੍ਹਾਂ) ਕੁਟਾਪਾ _ਚੜ੍ਹਾਇਆ। ਕ੍ਰੋਧ _ਕਰ ਕੇ (ਰਾਜੇ ਨੇ) ਤੀਰਾਂ _ਦੀ _ਵਾਛੜ _ਨਾਲ 
ਸੱਤਾਂ ਸਮੁੰਦਰਾਂ ਦੀ ਛਾਤੀ ਨੂੰ ਵਿੰਨ੍ਹ _ਸੁਟਿਆ। ਸਾਰੀਆਂ ਨਦੀਆਂ ਨੂੰ ਘਾਇਲ ਕਰ ਕੇ ਉਨ੍ਹਾਂ 
ਦੇ ਅੰਗਾਂ ਨੂੰ ਲਹੂ _ਲੁਹਾਨ _ਕਰ _ਦਿੱਤਾ। _ਵਰੁਨ _ਦੇਵਤਾ ਰਣ ਵਿਚ ਬਿਲਕੁਲ ਟਿਕ ਨ 
ਸਕਿਆ _ ਅਤੇ ਭਜ ਕੇ ਆਪਣੇ ਘਰ _ਦੇ ਰਾਹ _ਪਿਆ।੧੪੮੪। 
ਚੱਪਣ? 

ਜਦੋਂ _ਵਰੁਨ ਦੇਵਤਾ ਘਰ ਨੂੰ ਚਲਾ ਗਿਆ, ਤਦੋਂ ਰਾਜੇ ਨੇ ਫਿਰ ਸ੍ਰੀ ਕ੍ਰਿਸ਼ਨ ਨੂੰ 
ਬਾਣ ਮਾਰੇ। ਤਦੋਂ ਸ੍ਰੀ ਕ੍ਰਿਸ਼ਨ ਨੇ _ਯਮ (ਨੂੰ _ਸਦਣ ਵਾਲਾ) ਅਸਤ _ਚਲਾਇਆ। (ਫਲਸਰੂਪ) 
ਯਮ _ਨੇ ਪੁਤੌਖ ਹੋਕੇ ਰਾਜੇ ਉਪਰ _ਹੱਲਾ _ਬੋਲ _ਦਿੱਤਾ।੧੪੮੫। 


੪੮੬ 


ਨਾਗ _ਗਿਰਾਯੋ। ੧੪੮੬। 


੧ਬਿਕ੍ਰਤ ਦੈਤ" ਕੋ ਨ੍ਰਿਪ ਮਾਰਿ ਲਯੋ ਜਮੁ ਕੋ ਰਿਸ ਕੈ ਪੁਨਿ ਉਤਰ ਦੀਨੋ। 
ਕਾ ਭਯੋ ਜੋ ਜੀਅ ਮਾਰੇ ਘਨੇ ਅਰੁ ਦੰਡ ਬਡੋ ਕਰ ਮੈ ਤੁਮ ਲੀਨੋ। 
ਤੋਹਿ ਨ ਜੀਅਤ ਛਾਡਤ ਹੋ. ਸੁਨ ਰੇ ਅਬ ਮੋਹਿ ਇਹੈ ਪਨ ਕੀਨੋ। 
ਮਾਰਤ ਹੋ_ ਕਰ ਲੈ ਕਰਨੋ ਕਛੁ ਮੋ ਬਲ ਜਾਨਤ ਹੈ ਪੁਰ ਤੀਨੋ। ੧੪੮੭। 


ਯੌ _ਕਹਿ ਕੈ ਬਤੀਯਾ ਜਮ ਕੋ ਕਵਿ ਰਾਮ ਕਹੈ ਪੁਨਿ ਜੁਧ ਕੀਯੋ ਹੈ। 
ਭੂਤ _ਸ੍ਰਿਗਾਲਨ _ਕਾਕਨ _ਝਾਕਨਿ _ਡਾਕਨਿ _ਸ੍ਰੋਨ ਅਘਾਇ ਪੀਓ ਹੈ। 
ਮਾਰਿਓ ਮਰੈ ਨ ਕਹੂੰ ਜਮ ਤੇ ਨ੍ਰਿਪ ਮਾਨਹੁ ਅਮ੍ਰਿਤ ਪਾਨ ਕੀਓ ਹੈ। 
ਪਾਨਿ ਲੀਓ ਧਨੁ _ਬਾਨ ਜਬੈ ਤਿਨ ਅੰਤਕ ਅੰਤ ਭਜਾਇ ਦੀਯੋ _ਹੈ। ੧੪੮੮। 


ਸਰਨਾ 
ਜਬ ਜਮ ਦੀਓ ਭਜਾਇ ਕ੍ਰਿਸਨ ਹੇਰਿ ਨ੍ਰਿਪ ਯੌ ਕਹਿਯੋ। 
ਲਰਤੇ ਕਿਉ ਨਹੀ ਆਇ ਮਹਾਰਥੀ ਰਨ ਧੀਰ ਤੁਮ। ੧੪੮੯। 


ਹਾਵੀਯਾਂ 
ਜੋ ਹਰਿ ਮੰਤੂ ਅਰਾਧਤ ਹੈ ਤਪ ਸਾਧਤ ਹੈ ਮਨ ਮੈ ਨਹੀ ਆਯੋ। 
ਜਗ੍ਯ _ਕੀਏ ਬਹੁ ਦਾਨ ਦੀਏ ਸਬ ਖੋਜਤ ਹੈ ਕਿਨ ਹੂੰ ਨਹੀ ਪਾਯੋ। 
ਬੁਹਮ _ਸਚੀਪਤਿ ਨਾਰਦ _ਸਾਰਦ _ਬਿਯਾਸ _ਪਰਾਸੁਰ ਸੀ ਸੁਕ _ਗਾਯੋ। 
ਸੋ _ਬ੍ਿਜਰਾਜ ਸਮਾਜ ਮੈ ਆਜ _ਹਕਾਰ ਕੈ ਜੁਧ ਕੇ ਕਾਜ ਬੁਲਾਯੋ। ੧੪੯0। 


ਚੱਪਣ/ 
ਤਬ ਹਰਿ ਜਛ ਅਸਤ ਕਰਿ ਲੀਨੋ। ਐਚ _ਕਮਾਨ ਛਾਡਿ ਸਰ _ਦੀਨੋ। 
ਨਲ ਕੂਬਰ ਮਨਗ੍ਰੀਵ ਸੁ ਧਾਏ। ਸੁਤ ਕੁਬੇਰ ਕੇ ਦ੍ਰੈ ਇਹ ਆਏ। ੧੪੯੧। 


ਧਨਦ ਜਛ ਕਿੰਨਰ ਸੰਗ ਲੀਨੇ। ਏ ਆਏ ਮਨ ਮੈ ਰਿਸ ਕੀਨੇ। 
ਸਗਲ ਸੈਨ ਤਿਨ ਕੈ ਸੰਗ ਆਈ। ਧਾਇ ਭੂਪ ਸੋ ਕਰੀ ਲਰਾਈ। ੧੪੯੨। 


੧. 


“ਬਿਕੂਤਦਤਹਿ” 


ਕ੍ਰਿਸਨਾਵਤਾਰ ੪੮੭ 


ਮਾਵੀਯ” 

'ਬਿਕ੍ਰਤ” ਨਾਂ ਦਾ (ਇਕ) ਬਹੁਤ ਵੱਡਾ ਦੈਂਤ ਸੂਰਵੀਰ ਸੀ, ਉਹ ਕ੍ਰੋਧਿਤ ਹੋ ਕੇ ਸ੍ਰੀ 
ਖੜਗ _ਸਿੰਘ ਉਪਰ ਚੜ੍ਹ _ਆਇਆ। _ਬਾਣ, _ਕਮਾਨ, ਕ੍ਰਿਪਾਨ, ਗਦਾ, ਬਰਛੀ _(ਆਦਿ ਸ਼ਸਤ੍ਰਾਂ 
ਨੂੰ) ਹੱਥ ਵਿਚ ਲੈ ਕੇ (ਉਸ ਨੇ) ਬਹੁਤ ਯੁੱਧ ਮਚਾਇਆ। _ਫਿਰ ਉਹ _ਬਾਣ ਚਲਾਉਣ 
ਲਗਿਆ, _ਤਦ ਉਸ ਦੀ ਛਬੀ ਨੂੰ ਕਵੀ ਨੇ ਇਸ ਭਾਵ ਨਾਲ ਸੁਣਾਇਆ; ਮਾਨੋ ਰਾਜੇ 
ਦਾ ਬਾਣ _ਗਰੁੜ ਹੈ _ਅਤੇ ਵੈਰੀ ਦਾ ਬਾਣ (ਜੋ ਰਸਤੇ ਵਿਚ) ਕਟਿਆ ਗਿਆ ਹੈ, (ਉਹ 
ਗਰੂੜ ਦਾ) ਡਿਗਾਇਆ ਨਾਗ _ਹੈ।੧੪੮੬। 


ਬਿਕ੍ਰਤ ਦੈਂਤ ਨੂੰ ਰਾਜੇ ਨੇ ਮਾਰ ਲਿਆ ਅਤੇ ਫਿਰ ਕ੍ਰੋਧਿਤ ਹੋਕੇ ਯਮ ਨੂੰ ਉੱਤਰ 
ਦਿੱਤਾ--ਕੀ ਹੋਇਆ ਜੇ ਤੁੰ ਬਹੁਤ ਜੀਵ ਮਾਰਦਾ ਹੈਂ ਅਤੇ ਹੱਥ _ਵਿਚ ਵੱਡਾ ਡੰਡਾ ਲਿਆ 


ਹੋਇਆ ਹੈ। (ਹੇ ਯਮ!) ਸੁਣ, ਹੁਣ ਮੈਂ ਤੈਨੂੰ ਜੀਉਂਦਾ ਨਹੀਂ ਛਡਣਾ; ਇਹ ਹੁਣ ਮੈਂ ਪ੍ਰਣ 


ਕਰ ਲਿਆ ਹੈ। (ਤੂੰ) ਜੋ ਕੁਝ ਕਰਨਾ ਹੈ, ਕਰ ਲੈ, (ਮੈਂ ਹੁਣ ਤੈਨੂੰ) ਮਾਰਨ _ਲਗਾ_ਹਾਂ। 
ਮੇਰੇ _ਬਲ ਨੂੰ _ਤਿੰਨੋ ਲੋਕ _(ਭਲੀ _ ਭਾਂਤ) _ਜਾਣਦੇ _ਹਨ।੧੪੮੭। 


ਕਵੀ ਰਾਮ ਕਹਿੰਦੇ ਹਨ, ਯਮ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਕੇ (ਰਾਜੇ ਨੇ) ਫਿਰ 
ਯੁੱਧ _ਕੀਤਾ _ਹੈ। ਭੂਤਾਂ, _ਗਿਦੜਾਂ, _ਕਾਂਵਾਂ, ਭੈਣਾਂ ਅਤੇ _ਡਾਕਣੀਆਂ ਨੇ _ਰਜ _ਕੇ ਲਹੂ _ਪੀਤਾ 
ਹੈ। ਯਮ ਤੋਂ ਵੀ ਰਾਜਾ ਮਾਰਿਆਂ ਮਰਿਆ ਨਹੀਂ _ਹੈ, ਮਾਨੋ (ਉਸ ਨੇ) ਅੰਮ੍ਰਿਤ ਪਾਨ ਕੀਤਾ 
ਹੋਇਆ ਹੈ। ਜਦ ਉਸ ਨੇ ਹੱਥ ਵਿਚ ਧਨੁਸ਼ ਬਾਣ ਲਿਆ (ਤਾਂ) ਅੰਤ ਵਿਚ ਯਮ ਨੂੰ (ਯੁੱਧ- 
ਭੂਮੀ _ਵਿਚੋਂ) ਭਜਾ _ਦਿੱਤਾ _ਹੈ।੧੪੮੮। 
ਨੱਰਠਾ 
ਜਦੋਂ ਯਮ ਨੂੰ (ਰਣ ਵਿਚੋਂ) ਭਜਾ ਦਿੱਤਾ (ਤਾਂ) ਕ੍ਰਿਸ਼ਨ ਨੂੰ ਵੇਖ ਕੇ ਰਾਜਾ (ਖੜਗ 
ਸਿੰਘ) ਨੇ _`ਇਸ ਤਰ੍ਹਾਂ _ਕਿਹਾ--ਤੁਸੀਂ ਮਹਾਨ _ਰਥੀ _ਅਤੇ _ਰਣਧੀਰ (ਅਖਵਾਉਂਦੇ ਹੋ, ਮੇਰੇ 
ਆ ਕੇ ਲੜਦੇ ਕਿਉ ਨਹੀਂ।੧੪੮੯। 


ਦੇ ਮਨ ਵਿਚ ਪ੍ਰਗਟ ਨਹੀਂ ਹੋਇਆ ਹੈ। _(ਕਿਤਨਿਆਂ ਨੇ) ਯੋਗ _ਕੀਤੇ ਹਨ, ਬਹੁਤ _ਦਾਨ 

ਪਰ _ਸਭ ਖੋਜ _(ਥਕੇ _ਹਨ), ਕਿਸੇ ਨੇ (ਉਸ ਦਾ) ਅੰਤ ਨਹੀਂ ਪਾਇਆ ਹੈ। 
(ਜਿਸ ਦੇ ਗੁਣਾਂ ਨੂੰ) ਬ੍ਰਹਮਾ, ਇੰਦਰ, _ਨਾਰਦ, _ਸਾਰਦ, _ਵਿਆਸ, _ਪਰਾਸ਼ਰ _ਅਤੇ _ਸੁਕਦੇਵ 
ਨੇ ਗਾਇਆ ਹੈ, ਉਸ ਸ੍ਰੀ ਕ੍ਰਿਸ਼ਨ ਨੂੰ ਅਜ ਸਮਾਜ ਵਿਚ ਲਲਕਾਰ ਕੇ ਯੁੱਧ ਲਈ (ਖੜਗ 
ਸਿੰਘ ਨੇ) ਬੁਲਾਇਆ _ਹੈ।੧੪੯0। 


ਤਦ ਸ੍ਰੀ ਕ੍ਰਿਸ਼ਨ ਨੇ “ਜਛ ਅਸਤ੍ਰ` ਹੱਥ ਵਿਚ ਲੈ ਲਿਆ ਅਤੇ ਕਮਾਨ ਉਤੇ _ਚਿਲਾ 
ਚੜ੍ਹਾ _ਕੇ _ਤੀਰ _ਛਡ _ਦਿੱਤਾ। _(ਉਸ ਵੇਲੇ) ਨਲ, _ਕੂਬਰ ਅਤੇ _ਮਨ-ਗ੍ਰੀਵ ਹਮਲਾ _ਕਰ ਕੇ 
ਪਏ _ਹਨ। _ ਕੁਬੇਰ _ਦੇ _ਇਹ ਦੋਵੇਂ _ਪੁੰਤਰ ਆਏ _ਹਨ।੧੪੯੧। 

ਕੁਬੇਰ (“ਧਨਦ”) ਯਕਸ਼ਾਂ ਅਤੇ ਕਿੰਨਰਾਂ ਨੂੰ ਨਾਲ ਲੈ ਕੇ ਅਤੇ ਮਨ ਵਿਚ ਕ੍ਰੋਧ ਕਰ 
ਕੇ ਇਥੇ ਆਇਆ ਹੈ। ਉਸ ਦੀ ਸਾਰੀ ਸੈਨਾ ਨਾਲ ਆਈ ਹੈ ਅਤੇ ਹਮਲਾ ਕਰ ਕੇ ਰਾਜੇ 
ਨਾਲ _ ਯੁੱਧ ਕੀਤਾ _ਹੈ।੧੪੯੨। 


੪੮੮ 


ਸੀ _ਦਸਮ-ਗ੍ਰੰਥ ਸਾਹਿਬ 


ਸ਼ਵੰਯਾ 
ਕੋਪ ਕੀਏ ਸਬ ਸਸਤ੍ਹ ਲੀਏ ਕਰ ਮੈ ਮਿਲ ਕੈ ਤਿਹ ਪੈ ਤਬ ਆਏ। 
ਭੂਪ ਨਿਖੰਗ ਤੇ ਕਾਢ ਕੈ ਬਾਨ ਕਮਾਨ ਕੋ _ਤਾਨਿ ਸੁ ਖੈਚ ਚਲਾਏ। 
ਹੋਤ ਭਏ ਬਿਰਥੀ ਬਿਨੁ ਸੂਤ ਘਨੇ ਤਬ ਹੀ ਜਮਲੋਕਿ ਪਠਾਏ। 
ਠਾਢੋ ਨ ਕੋਊ ਰਹਿਓ ਤਿਹ ਨੌਰ ਸਬੈ ਗਨ ਕਿੰਨਰ ਜਛ _ਪਰਾਏ। ੧੪੯੩। 


ਰੋਸ ਘਨੋ ਨਲ ਕੂਬਰ ਕੈ ਸੁ ਫਿਰਿਯੋ ਲਰਬੇ ਕਹੁ ਬੀਰ ਸ਼ੁਲਾਏ। 
ਸਉਹੇ” ਕੁਬੇਰ ਭਯੋ ਧਨੁ ਲੈ ਸਰ ਜਛ ਜਿਤੇ ਮਿਲ ਕੈ ਪੁਨਿ ਆਏ। 
ਮਾਰ ਹੀ ਮਾਰ ਪੁਕਾਰਿ ਪਰੇ ਸਬ ਹੀ ਕਰ ਮੈ ਅਸਿ ਲੈ ਚਮਕਾਏ। 
ਮਾਨਹੁ ਸ੍ਰੀ ਖੜਗੇਸ ਕੇ ਊਪਰਿ ਦੰਡ ਲੀਏ ਜਮ ਕੇ ਗਨ ਧਾਏ। ੧੪੯੪। 


ਚੱਪਣਾ/ 


ਜਬ ਕੁਬੇਰ ਕੋ ਸਬ ਦਲੁ ਆਯੋ। ਤਬ ਨ੍ਰਿਪ ਮਨ ਮੈ ਕੋਪ ਬਢਾਯੋ। 
ਨਿਜ ਕਰ ਮੈ ਧਨੁ ਬਾਨ _ਸੰਭਾਰਿਓ। ਅਗਨਤ ਦਲੂ ਇਕ ਪਲ ਮੈ ਮਾਰਿਓ। ੧੪੯੫। 
ਦੱਹਾਰਾ” 
ਜਛ ਸੈਨ _ਬਲਬੰਡ ਨ੍ਰਿਪ ਜਮ ਪੁਰ ਦਈ _ਪਠਾਇ। 
ਨਲ ਕੂਬਰ ਘਾਇਲ ਕੀਓ ਅਤਿ _ਜੀਯ _ਕੋਪੁ _ਬਢਾਇ। _੧੪੯੬। 
ਜਬ ਕੁਬੇਰ ਕੇ ਉਰ ਬਿਖੈ ਮਾਰਿਓ ਤੀਛਨ _ਬਾਨ। 
ਲਾਗਤ _ਸਰ ਕੇ _ਸਟਕਿਓ ਛੂਟਿ ਗਯੋ ਸਬ _ਮਾਨ। ੧੪੯੭। 
ਦੱਖਣ? 
ਸੈਨਾ ਸਹਿਤ ਸਬੈ ਭਜ _ਗਯੋ। ਠਾਢੋ ਨ ਕੋ ਰਨ ਭੀਤਰ ਭਯੋ। 
ਮਨਿ ਕੁਬੇਰ ਅਤਿ ਤ੍ਰਾਸ ਬਢਾਯੋ। ਜੁਧ ਕਰਨ ਚਿਤਿ ਬਹੁਰ ਨ ਭਾਯੋ। ੧੪੯੮। 


੭/=ਤਲ 


ਭਾਜਿ ਜਛ ਸਬ ਗਏ _ਤਬਹਿ ਹਰਿ ਮਹਾ ਬਲ। 

ਰੁਦੂ ਅਸਤ ਦੀਓ ਛਾਡ ਸੁ ਕੰਪਿਯੋ ਤਲ _ਬਿਤਲ। 

ਤਬ ਸਿਵ ਜੂ ਉਠਿ ਧਾਏ ਸੂਲ ਸੰਭਾਰ ਕੈ। 

ਹੋ ਕਿਉ ਹਰਿ ਸਿਮਰਿਓ ਹਮੈ ਇਹੈ ਜੀਅ ਧਾਰ ਕੈ। ੧੪੯੯। 
ਸੰਗ ਰੁਦੂ ਕੈ ਰੁਦੂ ਚਲੇ ਭਟ ਉਠਿ ਤਬੈ। 

ਏਕ _ਰਦਨ ਜੂ ਚਲੇ ਸੰਗ ਲੈ ਦਲ ਸਬੈ। 

ਔਰ ਸਕਲ _ਗਨ ਚਲੈ ਸੁ ਸਸਤ੍ _ਸੰਭਾਰ ਕੈ। 

ਹੈ ਕੌਨ ਅਜਿਤ ਪੁਗਟਿਓ ਭਵ ਕਹੈ ਬ਼ਿਚਾਰ ਕੈ। ੧੫00। 


ਕ੍ਰਿਸਨਾਵਤਾਰ ੪੮੯ 


ਹੋ ਕੇ, ਹੱਥ ਵਿਚ ਸ਼ਸਤਰ ਲੈ ਕੇ ਅਤੇ ਇਕਠੇ ਕੇ 
ਆਏ _ਹਨ। ਰਾਜਾ ਭੌਥੇ ਵਿਚੋਂ ਬਾਣ ਕਢ ਕੇ, _ਧਨੁਸ਼ ਤਣ ਕੇ 
ਖਿਚ ਕੇ ਚਲਾਉਂਦਾ ਹੈ। _ਬਹੁਤ ਸਾਰੇ (ਸੂਰਮਿਆਂ ਨੂੰ) ਰਥਾਂ ਅਤੇ _ਰਥਵਾਨਾਂ ਤੋਂ _ਸਖਣਾ 

ਯਮ ਲੋਕ _ਵਿਚ ਭੇਜ ਦਿੱਤਾ ਹੈ। (ਉਨ੍ਹਾਂ ਵਿਚੋਂ) ਕੋਈ _ਵੀ _ਉਸ ਸਥਾਨ _ਉਤੇ 
ਨਹੀਂ ਰਿਹਾ ਹੈ; ਸਾਰੇ _ਗਣ, _ਕਿੰਨਰ, _ਯਕਸ਼ ਆਦਿ (ਯੁੱਧ _ਖੇਤਰ ਵਿਚੋਂ) ਭਜਾ 
ਦਿੱਤੇ ਹਨ।੧੪੯੩। 

ਨਲ ਅਤੇ _ਕੂਬਰ _ਨੇ ਬਹੁਤ ਕ੍ਰੋਧ _ਕੀਤਾ _ਹੈ _ਅਤੇ _ਫਿਰ _ਲੜਨ _ਲਈ _ਸ਼ੂਰਵੀਰਾਂ 

ਨੂੰ ਬੁਲਾ ਲਿਆ ਹੈ। ਕੁਬੇਰ ਧਨੁਸ਼ ਬਾਣ ਲੈ ਕੇ ਸਾਹਮਣੇ ਆਇਆ ਹੈ ਅਤੇ ਜਿਤਨੇ _ਯਕਸ਼ 
ਸਨ (ਉਹ ਵੀ) ਮਿਲ ਕੇ ਫਿਰ ਆ ਗਏ ਹਨ। ਸਾਰੇ ਹੀ ਮਾਰੋ-ਮਾਰੋ ਕਹਿਣ ਲਗੇ _ਹਨ 
ਅਤੇ ਹੱਥਾਂ ਵਿਚ ਤਲਵਾਰਾਂ _ਲੈ ਕੇ _ਚਮਕਾਉਂਦੇ _ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ ਸੀ 
ਖੜਗ __ ਸਿੰਘ _ਉਪਰ _ਯਮ _ਗਣ ਡੌਡੇ ਲੈ ਕੇ ਆ ਪਏ ਹੋਣ।੧੪੯੪। 


ਚੱਪਣਾ/ 


੧੨੧੨ £ 


ਜਦੋਂ _ਕੁਬੇਰ ਦਾ ਸਾਰਾ ਦਲ (ਉਥੇ) ਆ ਗਿਆ, ਤਦੋਂ ਰਾਜੇ ਦੇ ਮਨ ਵਿਚ ਕ੍ਰੋਧ 
ਆ ਗਿਆ। (ਉਸ ਨੇ) ਆਪਣੇ ਹੱਥ _ਵਿਚ _ਧਨੁਸ਼-ਬਾਣ ਨੂੰ ਸੰਭਾਲਿਆ ਅਤੇ ਇਕ _ਪਲ 
ਵਿਚ _ ਅਣਗਿਣਤ _ (ਵੈਰੀ) _ਦਲ ਨੂੰ ਮਾਰ _ਦਿੱਤਾ।੧੪੯੫। 


ਦੰਹਰਾ 

ਬਲਵਾਨ ਰਾਜੇ ਨੇ _ਯਕਸ਼ ਸੈਨਾ ਨੂੰ _ਯਮਪੁਰੀ ਭੇਜ ਦਿੱਤਾ ਹੈ ਅਤੇ ਮਨ ਵਿਚ ਬਹੁਤ 
ਕ੍ਰੋਧ ਵਧਾ ਕੇ ਨਲ ਅਤੇ ਕੂਬਰ ਨੂੰ ਘਾਇਲ _ਕਰ _ਦਿੱਤਾ _ਹੈ।੧੪੯੬। 

ਜਦ (ਰਾਜੇ ਨੇ) ਕੁਬੇਰ ਦੇ ਸੀਨੇ ਵਿਚ _ਤਿਖਾ ਬਾਣ _ਮਾਰਿਆ। ਬਾਣ ਦੇ ਲਗਦਿਆਂ 
ਹੀ (ਉਹ) ਭਜ ਗਿਆ ਅਤੇ ਉਸ ਦਾ ਸਾਰਾ ਅਭਿਮਾਨ ਨਸ਼ਟ ਹੋ _ਗਿਆ।੧੪੯੭। 


ਚੱਪਲਾਂ 

ਸੈਨਾ ਸਮੇਤ ਸਾਰੇ ਭਜ ਗਏ ਅਤੇ ਕੋਈ ਵੀ _ਰਣ-ਭੂਮੀ ਵਿਚ _ਖੜੋਤਾ ਨਹੀਂ ਰਿਹਾ 
ਹੈ। ਕੁਬੇਰ ਦੇ ਮਨ ਵਿਚ ਡਰ ਬਹੁਤ ਵਧ ਗਿਆ ਹੈ ਅਤੇ ਫਿਰ ਯੁੱਧ ਕਰਨ ਲਈ ਉਸ 
ਦਾ ਮਨ ਤਿਆਰ _ਨਹੀਂ ਹੋਇਆ _ਹੈ।੧੪੯੮। 


੭%/ੜਲ 

ਜਦ ਸਾਰੇ ਯਕਸ਼ ਭਜ ਗਏ, ਤਦ ਮਹਾ ਬਲੀ ਸ੍ਰੀ ਕ੍ਰਿਸ਼ਨ ਨੇ ਰੁਦਰ _ਅਸਤੁ _ਛਡ 
ਦਿੱਤਾ, ਜਿਸ _ਨਾਲ ਤਲ ਅਤੇ _ਬਿਤਲ (ਨਾਂ ਦੇ ਪਾਤਾਲ) _ਕੈਬ _ਗਏ। _ਉਸ ਵੇਲੇ ਸ਼ਿਵ 
ਤ੍ਰਿਸ਼ੂਲ ਲੈ ਕੇ ਉਠ ਕੇ ਦੌੜਿਆ, ਇਹ ਵਿਚਾਰ ਮਨ ਵਿਚ ਬਣਾ ਕੇ ਕਿ ਸ੍ਰੀ ਕ੍ਰਿਸ਼ਨ ਨੇ 
ਮੈਨੂੰ ਯਾਦ _ਕੀਤਾ _ਹੈ।੧੪੯੯। 

ਤਦੋਂ ਸ਼ਿਵ ਦੇ ਨਾਲ _ਸ਼ੂਰਵੀਰ _ਸ਼ਿਵ-ਗਣ _ਉਠ ਕੇ ਤੁਰ _ਪਏ। ਗਣੇਸ਼ _('ਏਕ 
ਰਦਨ”) ਵੀ ਸਾਰੀ ਫੌਜ ਲੈ ਕੇ ਚਲ ਪਿਆ। ਹੋਰ ਵੀ ਸਾਰੇ ਗਣ ਆਪਣੇ ਆਪਣੇ _ਸ਼ਸਤੁ 
ਲੈ ਕੇ ਚਲ ਪਏ ਅਤੇ ਵਿਚਾਰ ਕਰਨ ਲਗੇ _ਕਿ ਜਗਤ _ਵਿਚ ਕਿਹੜਾ _ਅਜਿਤ _ ਸੂਰਮਾ 
ਪ੍ਰਗਟ ਹੋ ਗਿਆ ਹੈ।੧੫00। 


੪੮੯0 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਕੋ ਭਟ ਉਪਜਿਯੋ ਜਗਤ ਮੈ ਸਬ ਯੌ ਕਰਤ _ਬਿਚਾਰ। 
ਸਿਵ ਸਿਖਿ ਬਾਹਨ ਗਨ ਸਹਿਤ ਆਏ ਰਨਿ ਰਿਸਿ ਧਾਰਿ। ੧੫0੧। 


ਪਲੈ ਕਾਲ ਕਰਤਾ ਜਹੀ ਆਏ ਤਿਹ ਠਾ ਦੌਰਿ। 
ਰਨ ਨਿਹਾਰਿ ਮਨ ਮੈ ਕਹਿਯੋ ਇਹ ਚਿੰਤਾ ਕੀ _ਠੌਰ। ੧੫0੨। 


ਗਨ _ਗਨੇਸ ਸਿਵ _ਖਟਬਦਨ ਦੇਖੈ ਨੈਨ _ਨਿਹਾਰਿ। 
ਸੋ ਰਿਸ ਭੂਪਤਿ ਜੁਧ ਹਿਤ ਲੀਨੇ ਆਪ _ਹਕਾਰਿ। ੧੫0੩। 


ਮਾਵੀੰਯ” 
ਰੇ ਸਿਵ ਆਜ ਅਯੋਧਨ ਮੈ ਲਰਿ ਲੈ ਹਮ ਸੋ ਕਰ ਲੈ ਬਲ ਜੇਤੋ। 
ਐ ਰੇ ਗਨੇਸ ਲਰੈ ਹਮਰੇ ਸੰਗ ਹੈ ਤੁਮਰੇ ਤਨ ਮੈ ਬਲ ਏਤੋਂ। 
ਕਿਉ ਰੇ ਖੜਾਨਨ ਤੂ ਗਰਬੈ ਮਰ ਹੈ ਅਬ ਹੀ ਇਕ ਬਾਨ ਲਗੈ ਤੋ। 
ਕਾਹੇ ਕਉ ਜੂਝ ਮਰੋ ਰਨ ਮੈ ਅਬ ਲਉ ਨ ਗਯੋ ਕਛੁ ਜੀਅ ਮਹਿ ਚੇਤੋ। ੧੫0੪। 


/ਨੋਵ' ਨੂ: ਲਾਲ ਖੜਗ਼ੇਸ਼ ਸੋ 
੭ਵੀਲਾ 
ਬੋਲਿ ਉਠਿਯੋ ਰਿਸਿ ਕੈ ਸਿਵ ਜੂ ਅਰੇ ਕਿਉਂ ਸੁਨ ਤੂ ਗਰਬਾਤੁ ਹੈ _ਏਤੋ। 
ਏਤਨ ਸਿਉ ਜਿਨਿ ਰਾਰਿ ਮੰਡੋ ਅਬਿ ਹੀ ਲਖਿ ਹੈ ਹਮ ਮੈ ਬਲੁ ਜੇਤੋ। 
ਜੋ ਤੁਮ ਮੈ ਅਤਿ ਪਉਰਖ ਹੈ ਅਬ ਢੀਲ ਕਹਾ ਧਨੁ _ਬਾਨਹਿ ਲੇਤੋ। 
ਜੇਤੋ ਹੈ ਦੀਰਘ ਗਾਤ ਤਿਹਾਰੋ ਸੁ _ਬਾਨਨ ਸੋ ਕਰਿ ਹੋ ਲਹੁ ਤੇਤੋ। ੧੫0੫। 


ਸ਼ੜਗੇਸ਼ ਠਾਲ_ /ਨਵ ੭ 
ਹਵੀਯਾਂ 
ਕਿਉ ਸਿਵ ਮਾਨ ਕਰੈ ਇਤਨੋ ਭਜਿ ਹੈ ਤਬ ਹੀ ਜਬ ਮਾਰ ਮਚੈਗੀ। 
ਏਕ ਹੀ ਬਾਨ ਲਗੈ ਕਪਿ ਜਿਉ ਸਿਗਰੀ ਤੁਮਰੀ ਅਬ ਸੈਨ ਨਚੈਗੀ। 
ਭੂਤ ਪਿਸਾਚਨ ਕੀ _ਧੁਜਨੀ ਮਰਿ ਹੈ ਰਨ ਮੈ ਨਹੀ ਨੈਕੁ ਬਚੈਗੀ। 
ਤੇਰੇ ਹੀ ਸੁਉਨਤ ਸੋ ਸੁਨਿ ਆਜੁ ਧਰਾ ਇਹ ਆਰੁਨ ਬੇਖ ਰਚੈਗੀ। ੧੫0੬। 


ਤੌਟਕਾ ਛੰਦ 
ਸੁਨਿ ਕੈ ਧਨੁ ਬਾਨ ਲੀਓ। ਕਸਿ ਕਾਨ ਪੁਮਾਨ ਲਉ ਛਾਡਿ ਦੀਓ। 
ਮੁਖ _ਲਾਗ _ਬਿਰਾਜ _ਰਹਿਓ। _ਖਗਰਾਜ ਮਨੋ __ਅਹਿ ਰਾਜ _ਗਹਿਓ। ੧੫0੭। 


ਕ੍ਰਿਸਨਾਵਤਾਰ ੪੯੧ 


ਦੰਹਾਰਾ 

ਸਾਰੇ ਹੀ ਮਨ ਵਿਚ ਵਿਚਾਰ ਕਰਦੇ ਹਨ ਕਿ ਜਗਤ _ਵਿਚ ਕਿਹੜਾ ਸੂਰਮਾ ਪਰਗਟ 
ਹੋ ਗਿਆ ਹੈ? ਸ਼ਿਵ (ਆਪਣੇ) ਸੇਵਕਾਂ, ਵਾਹਨ _ਅਤੇ _ਗਣਾਂ ਸਮੇਤ ਕ੍ਰੋਧਿਤ ਹੋਕੇ _ਯੁੱਧ- 
ਭੂਮੀ _ਵਿਚ _ਆ ਗਿਆ ਹੈ।੧੫0੧। 

ਜੋ ਪਰਲੋ ਕਾਲ ਦਾ ਕਰਤਾ ਹੈ, (ਉਹ) ਉਥੇ ਦੌੜ ਕੇ ਆ ਗਿਆ ਹੈ। ਯੁੱਧ-ਭੂਮੀ 


ਨੂੰ ਵੇਖ ਕੇ (ਸ਼ਿਵ ਨੇ) ਮਨ ਵਿਚ ਕਿਹਾ ਕਿ ਇਹ ਤਾਂ ਚਿੰਤਾ ਦਾ ਮੌਕਾ ਹੈ।੧੫0੨। 


(ਸ਼ਿਵ ਦੇ) ਗਣ, ਗਣੇਸ਼, ਸ਼ਿਵ, ਛੇ ਮੂੰਹ ਵਾਲਾ (ਸੁਆਮੀ ਕਾਰਤਿਕੇ) ਅੱਖਾਂ _ਨਾਲ 
(ਧਿਆਨ ਪੂਰਵਕ) _ਵੇਖਦੇ _ਹਨ। ਉਨ੍ਹਾਂ ` ਨੂੰ _ਰਾਜਾ (ਖੜਗ ਸਿੰਘ) ਨੇ ਯੁੱਧ _ਕਰਨ _ਲਈ 


ਖੁਦ ਹੀ ਬੁਲਾ ਲਿਆ ਹੈ।੧੫0੩। 
ਮਾਵੀਯ” 

ਹੇ ਸ਼ਿਵ! ਅਜ ਯੁੱਧ-ਭੂਮੀ _ਵਿਚ ਮੇਰੇ ਨਾਲ _ਲੜ ਲੈ, _ਜਿਤਨਾ ਵੀ (ਤੇਰਾ) _ਬਲ 
ਹੈ, _(ਉਹ _ਸਾਰਾ) _ਲਗਾ _ਲੈ। _ਓਏ ਗਣੇਸ਼! ਤੂੰ ਮੇਰੇ _ਨਾਲ _ਲੜੇਂਗਾ, ਤੇਰੇ ਸ਼ਰੀਰ _ਵਿਚ 
ਇਤਨਾ ਬਲ ਹੈ। ਹੇ ਛੇ ਮੂੰਹਾਂ ਵਾਲੇ (ਸੁਆਮੀ _ਕਾਰਤਿਕੇ!) ਤੁੰ _ਕਿਉਂ ਅਭਿਮਾਨ _ਕਰਦਾ 
ਹੈਂ, ਹੁਣੇ ਹੀ ਇਕ _ਬਾਣ _ਲਗਣ _ਨਾਲ _ਮਰ _ਜਾਵੇਂਗਾ। ਰਣ ਵਿਚ ਕਿਸ ਲਈ ਜੂਝ ਕੇ 
ਮਰਦਾ ਹੈਂ? ਅਜੇ _ਤਕ _ਕੁਝ ਨਹੀਂ ਗਿਆ, ਮਨ ਵਿਚ _ਕੁਝ _ਵਿਚਾਰ _ਕਰ।੧੫0੪। 
/ਨਵ ਲੀ ਦਾ ਖੜਗਾ /ਨ% ਨੂੰ _ਕਾਂਹਣਾ-- 
ਮਾਵੀਯ” 

ਸ਼ਿਵ ਜੀ (ਝਟ ਹੀ) ਕ੍ਰੋਧ ਕਰ ਕੇ ਬੋਲਣ ਲਗਿਆ--ਓਏ! ਸੁਣ ਤੂੰ ਇਤਨਾ ਹੰਕਾਰ 
ਕਿਉ ਕਰ ਰਿਹਾ ਹੈਂ? _ਇਤਨਿਆਂ _ਨਾਲ ਯੁੱਧ ਨ _ਕਰ, ਤੈਨੂੰ ਹੁਣੇ ਪਤਾ _ਲਗ ਜਾਏਗਾ 
ਕਿ ਅਸਾਂ ਵਿਚ ਕਿਤਨਾ ਬਲ ਹੈ? ਜੇ ਤੇਰੇ ਵਿਚ ਬਹੁਤ ਸ਼ਕਤੀ ਹੈ, ਤਾਂ ਹੁਣ ਢਿਲ ਕਿਉਂ 
ਕਰ ਰਿਹਾ ਹੈਂ, ਧਨੁਸ਼ ਬਾਣ ਪਕੜ _ਲੈ। ਤੇਰਾ ਜਿਤਨਾ ਵੱਡਾ ਸ਼ਰੀਰ ਹੈ, ਮੈਂ ਉਸ ਨੂੰ ਤੀਰਾਂ 
ਨਾਲ ਉਤਨਾ ਛੋਟਾ ਕਰ ਦਿਆਂਗਾ।੧੫0੫। 
ਸਤਨਾ /ਨਘ ਨੇ ਨਵ ਨੂੰ /ਨਹਾ -- 
ਮਾਵੀਲ” 

ਹੇ ਸ਼ਿਵ! ਤੂੰ ਇਤਨਾ ਅਭਿਮਾਨ ਕਿਉਂ ਕਰਦਾ ਹੈਂ? ਜਦੋਂ ਮੌਚੇਗੀ, ਉਸੇ 
(ਤੂੰ) ਭਜ _ਜਾਏਂਗਾ। ਇਕ _ਹੀ ਬਾਣ ਦੇ ਲਗਣ ਨਾਲ ਹੁਣੇ ਹੀ ਸਾਰੀ ਸੈਨਾ 
ਵਾਂਗ _ਨਚਣ ਲਗ _ਜਾਏਗੀ। _ਭੂਤਾਂ _ਪਿਸਾਚਾਂ _ਦੀ _ਸੈਨਾ ਯੁੱਧ _ਵਿਚ _ਮਾਰੀ ਜਾਏਗੀ, 
ਵੀ ਬਾਕੀ ਨਹੀਂ _ਬਚੇਗਾ। _ਸੁਣ, ਤੇਰੇ _ਹੀ ਲਹੂ ਨਾਲ _ਅਜ 
ਕਰੰਗੀ।੧੫0੬। 
ਤੰਟਾਕਾ 

ਸ਼ਿਵ ਨੇ ਇਉਂ ਸੁਣ ਕੇ ਧਨੁਸ਼ ਬਾਣ ਫੜ ਲਿਆ ਅਤੇ ਕੰਨਾਂ ਤਕ ਖਿਚ ਕੇ (ਬਾਣ) 
ਛਡ _ਦਿੱਤਾ। (ਉਹ ਬਾਣ) ਰਾਜੇ ਦੇ ਮੂੰਹ ਉਤੇ ਵਜ ਕੇ ਖੁਭ ਗਿਆ, ਮਾਨੋ _ਗਰੁੜ _ਨੇ 
ਸ਼ੇਸ਼ਨਾਗ _ ਨੂੰ ਫੜ _ਲਿਆ _ਹੋਵੇ।੧੫0੭। 


੪੯੨ ਸੀ _ਦਸਮ-ਗ੍ਰੰਥ ਸਾਹਿਬ 


ਬਰਛੀ ਤਬ ਭੂਪ ਚਲਾਇ ਦਈ। ਸਿਵ ਕੇ ਉਰ ਮੈ ਲਗ ਕ੍ਰਾਤਿ ਭਈ। 
ਉਪਮਾ ਕਬਿ ਨੇ ਇਹ ਭਾਤਿ ਕਹੀ। ਰਵਿ ਕੀ ਕਰ ਕੰਜ ਪੈ ਮੰਡਿ ਰਹੀ। ੧੫0੮। 


ਤਬ ਹੀ ਹਰਿ ਦੈ ਕਰਿ ਖੈਚਿ ਨਿਕਾਰੀ। ਗਹਿ ਡਾਰ ਦਈ ਮਨੋ ਨਾਗਨਿ ਕਾਰੀ। 
ਬਹੁਰੋ ਨ੍ਰਿਪ ਮ੍ਯਾਨ ਤੇ ਖਗੁ _ਨਿਕਾਰਿਓ। ਕਰਿ ਕੈ ਬਲੁ ਕੋ_ਸਿਵ ਊਪਰ _ਡਾਰਿਓ। ੧੫0੯। 


ਹਰ ਮੋਹਿ ਰਹਿਓ ਗਿਰ ਭੂਮਿ ਪਰਿਓ। ਮਨੋ ਬਜੂ ਪਰਿਓ ਗਿਰਿ ਸਿੰਗ ਝਰਿਓ। 
ਇਹ ਰੁਦੂ ਦਸਾ ਸਬ ਸੈਨ ਨਿਹਾਰੀ। ਬਰਛੀ ਤਬ ਹੀ ਸਿਵ ਪੂਤ _ਸੰਭਾਰੀ। ੧੫੧0। 


ਜਬ ਕਰ ਬੀਚ ਸਕਤਿ ਕੋ ਲਇਓ। ਤਬ ਆਇ ਨ੍ਰਿਪਤਿ ਕੇ ਸਾਮੁਹਿ ਭਇਓ। 
ਕਰ ਕੇ ਬਲ ਕੈ ਨ੍ਰਿਪ ਓਰ ਚਲਾਈ। _ਬਰਛੀ ਨਹੀ ਮਾਨੋ ਮ੍ਰਿਤ _ਪਠਾਈ। _੧੫੧੧। 


ਹਾਵੀਯ” 
ਨ੍ਿਪ ਆਵਤ _ਕਾਟਿ ਦਈ ਬਰਛੀ ਸਰ _ਤੀਛਨ ਸੋ _ਅਰਿ ਕੇ ਉਰਿ ਮਾਰਿਓ। 
ਸੋ ਸਰ ਸੋ ਕਬਿ ਸ੍ਯਾਮ ਕਹੈ ਤਿਹ _ਬਾਹਨ ਕਉ ਪ੍ਰਤਿਅੰਗ ਪ੍ਰਹਾਰਿਓ। 
ਏਕ _ਗਨੇਸ _ਲਿਲਾਟ ਬਿਖੈ ਸਰ ਲਾਗ ਰਹਿਓ _ਤਿਰਛੋ ਛਬਿ _ਧਾਰਿਓ। 
ਮਾਨ _ਬਢਿਯੋ __ਗਜਆਨਨ _ਦੀਹ ਮਨੋ ਸਰ _ਅੰਕੁਸ ਸਾਥਿ _ਉਤਾਰਿਓ। _੧੫੧੨। 


ਚੇਤ ਭਯੋ _ਚਢਿ ਬਾਹਨ ਪੈ ਸਿਵ ਲੈ ਧਨੁ ਬਾਨ ਚਲਾਇ ਦਯੋ_ਹੈ। 
ਸੋ ਸਰ ਤੀਛਨ ਹੈ ਅਤਿ ਹੀ ਇਹ ਭੂਪਤਿ ਕੇ ਉਰਿ ਲਾਗ ਗਯੋ _ਹੈ। 
ਫੂਲ ਗਯੋ ਜੀਅ ਜਾਨ ਨਰੇਸ ਹਨਿਯੋ ਨਹੀ ਰੰਚਕ ਤ੍ਰਾਸ ਭਯੋ ਹੈ। 
ਚਾਪ ਤਨਾਇ ਲੀਯੋ ਕਰ ਮੈ ਸੁ ਨਿਖੰਗ ਤੇ ਬਾਨ ਨਿਕਾਸ ਲਯੋ_ਹੈ। ੧੫੧੩। 


ਜਪਣ 
ਜਬ ਹਰ ਕੇ ਉਰਿ ਤਿਨਿ ਸਰ ਮਾਰਿਓ। ਇਹ ਬਿਕਰਮ ਸਿਵ ਸੈਨ ਨਿਹਾਰਿਓ। 
ਕਾਰਤਕੇਯ _ਨਿਜ _ਦਲੂੂ ਲੈ _ਧਾਇਓ। ਪੁਨਿ _ਗਨੇਸ ਮਨ ਕੋਪ ਬਢਾਇਓ। _੧੫੧੫। 


ਕ੍ਰਿਸਨਾਵਤਾਰ ੪੯੩ 


ਰਾਜੇ ਨੇ ਉਸੇ ਵੇਲੇ ਬਰਛੀ ਚਲਾ ਦਿੱਤੀ ਜੋ ਸ਼ਿਵ ਦੀ ਛਾਤੀ ਵਿਚ ਲਗ ਕੇ ਇੰਜ 
ਚਮਕਣ ਲਗੀ ਹੈ (ਕਿ) ਉਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹੀ ਹੈ, (ਮਾਨੋ) ਸੂਰਜ 
ਦੀ ਕਿਰਨ _ਕਮਲ _ਦੇ ਫੁਲ ਉਤੇ ਪੈ ਰਹੀ _ਹੋਵੇ।੧੫0੮। 


ਤਦੋਂ ਹੀ ਸ਼ਿਵ ਨੇ ਦੋਹਾਂ ਹੱਥਾਂ ਨਾਲ (ਬਰਛੀ) _ਖਿਚਹ _ਕੇ ਕਢ _ਲਈ ਅਤੇ ਪਕੜ 
ਕੇ (ਇੰਜ) ਸੁਟ ਦਿੱਤੀ, ਮਾਨੋ ਕਾਲੀ ਨਾਗਨ (ਖਿਚ ਕੇ _ਸੁਟੀ ਹੋਵੇ)। ਫਿਰ ਰਾਜੇ ਨੇ ਮਿਆਨ 
ਵਿਚੋਂ _ਤਲਵਾਰ _ਕਢ _ ਲਈ _ ਅਤੇ ਜ਼ੋਰ _ਨਾਲ _ ਸ਼ਿਵ _ਉਤੇ ਸੁਟ _ਦਿੱਤੀ।੧੫0੯। 

ਸ਼ਿਵ ਬੇਹੋਸ਼ ਹੋ ਕੇ ਧਰਤੀ ਉਤੇ ਡਿਗ _ਪਿਆ। (ਇੰਜ ਪੁਤੀਤ ਹੋਣ ਲਗਾ) ਮਾਨੋ 
ਬਜੂ ਦੇ ਵਜਦਿਆਂ ਹੀ ਪਰਬਤ ਦੀ ਚੋਟੀ ਝੜ ਗਈ ਹੋਵੇ। ਸ਼ਿਵ ਦੀ ਇਹ ਹਾਲਤ ਸਾਰੀ 


੧ 


ਸੈਨਾ ਨੇ ਵੇਖੀ, ਤਾਂ ਸ਼ਿਵ ਦੇ ਪੁੱਤਰ _ (ਗਣੇਸ਼) _ਨੇ _ ਬਰਛੀ _ਸੰਭਾਲ _ਲਈ।੧੫੧0। 


ਜਦੋਂ (ਗਣੇਸ਼ ਨੇ) ਬਰਛੀ ਨੁੰ ਹੱਥ ਵਿਚ ਲੈ ਲਿਆ ਤਦੋਂ ਰਾਜੇ ਦੇ ਸਾਹਮਣੇ ਆ 
ਡਟਿਆ ਅਤੇ ਹੱਥ ਦੇ (ਪੂਰੇ) ਜ਼ੋਰ _ਨਾਲ ਰਾਜੇ _ਉਪਰ (ਸ਼ਕਤੀ ਨੂੰ) ਚਲਾ _ਦਿੱਤਾ। (ਉਹ) 


੭ਾਵੀਯਾ 

ਰਾਜਾ (ਖੜਗ ਸਿੰਘ) ਨੇ ਆਉਂਦੀ ਹੋਈ ਬਰਛੀ ਨੂੰ ਤਿਖੇ ਬਾਣ ਨਾਲ ਕਟ ਕੇ 
ਸੁਟ ਦਿੱਤਾ (ਅਤੇ ਇਕ _ਬਾਣ) ਵੈਰੀ ਦੀ ਹਿਕ ਵਿਚ ਮਾਰਿਆ ਕਵੀ ਸ਼ਿਆਮ _ਕਹਿੰਦੇ 
ਹਨ, ਬਾਣ ਦੇ ਵਾਹਨ (ਚੂਹੇ) ਦੇ ਨਿੱਕੇ ਜਿਹੇ _ਅੰਗ ਦਿੱਤੇ। ਇਕ 


ਸ਼ੋਭਾ ਪਾ ਰਿਹਾ ਸੀ, ਮਾਨੋ ਬਾਣ ਰੂਪ _ਅੰਕੁਸ਼ ਨਾਲ ਗਣੇਸ਼ ਦੇ _ਬਹੁਤ ਹੋਏ ਅਭਿਮਾਨ 
ਦੇ ਮਦ ਨੂੰ ਦੂਰ ਕੀਤਾ _ਗਿਆ _ਹੋਵੇ।੧੫੧੨। 
ਸਚੇਤ ਹੋ ਕੇ ਅਤੇ ਆਪਣੇ ਬਲਦ _ਉਪਰ ਚੜ੍ਹ ਕੇ ਸ਼ਿਵ ਨੇ _ਧਨੁਸ਼ ਲੈ ਕੇ ਬਾਣ 
ਦਿੱਤਾ। _ਉਹ _ ਬਾਣ _ਬਹੁਤ ਉਹ ਰਾਜੇ ਦੀ ਛਾਤੀ ਵਿਚ ਜਾ 
ਫੁਲ 


ਦੰਹਰਾ 

ਤਦ ਉਸ ਰਾਜੇ ਨੇ ਵੈਰੀ ਨੂੰ ਮਾਰਨ ਦਾ ਮਨ ਵਿਚ ਵਿਚਾਰ ਕਰ ਕੇ ਇਕ ਬਾਣ 
ਕੰਨਾਂ ਤਕ ਖਿਚ _ਕੇ ਸ਼ਿਵ ਦੇ ਸੀਨੇ ਵਿਚ _ਨਿਸ਼ਾਣਾ _ਸਾਧ _ਕੇ _ਮਾਰਿਆ।੧੫੧੪। 
ਚੱਪਣਾ/ 


ਜਦ ਉਸ ਨੇ ਸ਼ਿਵ ਦੇ ਸੀਨੇ ਵਿਚ ਬਾਣ ਮਾਰਿਆ ਅਤੇ ਇਸ ਬਹਾਦਰੀ ਨੂੰ ਸ਼ਿਵ 
ਦੀ ਸੈਨਾ ਨੇ ਵੇਖਿਆ। (ਤਦ ਉਸ ਵੇਲੇ) _ਕਾਰਤਿਕੇ ਨੇ ਆਪਣੀ ਸੈਨਾ ਨਾਲ ਧਾਵਾ ਬੋਲ 
ਦਿੱਤਾ _ਅਤੇ ਫਿਰ ਗਣੇਸ਼ _ਦੇ _ਮਨ ਵਿਚ ਵੀ ਕ੍ਰੋਧ ਵਧ ਗਿਆ।੧੫੧੫। 


ਨਾਵੰਯਾ 


ਦੋਹਾਂ ਨੂੰ ਆਉਂਦਿਆਂ ਵੇਖ ਕੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾਇਆ। 
ਭੁਜਾਵਾਂ ਦੇ ਬਲ ਕਰ ਕੇ ਰਾਜੇ ਨੇ ਇਕ ਬਾਣ ਸੁਆਮੀ ਕਾਰਤਿਕੇ _(“ਸਿਖਿ _ਬਾਹਨ”-- 


੪੯੪ 


ਸੀ _ਦਸਮ-ਗ੍ਰੰਥ _ਸਾਹਿਬ 


ਅਉਰ ਜਿਤੋ ਗਨ ਕੋ ਦਲ ਆਵਤ ਸੋ ਛਿਨ ਮੈ ਜਮ ਧਾਮਿ ਪਠਾਇਓ। 


ਆਇ ਖੜਾਨਨ ਕੋ ਜਬ _ਹੀ ਗਜ ਆਨਨ ਛਾਡਿ _ਕੈ ਖੇਤ ਪਰਾਇਓ। _੧੫੧੬। 


ਮੋਦ ਭਯੋ ਨ੍ਰਿਪ ਕੇ ਮਨ ਮੈ ਜਬ ਹੀ ਸਿਵ ਕੋ ਦਲੁ ਮਾਰਿ ਭਜਾਯੋ। 
ਕਾਹੇ ਕਉ ਭਾਜਤ ਰੇ ਡਰ ਕੈ ਜਿਨਿ ਭਾਜਹੁ ਇਉ ਤਿਹ ਟੇਰਿ ਸੁਨਾਯੋ। 
ਸ੍ਯਾਮ ਭਨੇ ਖੜਗੇਸ ਤਬੈ ਅਪੁਨੇ ਕਰਿ ਲੈ ਬਰ ਸੰਖ _ਬਜਾਯੋ। 
ਸਸਤ੍ਰ _ਸੰਭਾਰਿ ਸਬੈ ਤਬ ਹੀ ਮਨੋ ਅੰਤਕ ਰੂਪ ਕੀਏ ਰਨਿ ਆਯੋ। _੧੫੧੭। 


ਟੇਰ ਸੁਨੇ ਸਬ ਫੇਰਿ ਫਿਰੇ ਕਰਿ ਲੈ ਕਰਵਾਰਨ ਕੋਪ ਹੁਇ ਧਾਏ। 
ਲਾਜ ਭਰੇ ਸੁ ਟਰੇ ਨ ਡਰੇ ਤਿਨ ਹੂੰ ਮਿਲਿ ਕੈ ਸਬ ਸੰਖ ਬਜਾਏ। 
ਮਾਰ ਹੀ ਮਾਰ ਪੁਕਾਰਿ ਪਰੇ ਲਲਕਾਰਿ ਕਹੈ ਅਰੇ ਤੈ ਬਹੁ _ਘਾਏ। 
ਮਾਰਤ ਹੈ ਅਬ ਤੋਹਿ ਨ ਛਾਡ ਯੌ ਕਹਿ ਕੈ ਸਰ ਓਘ ਚਲਾਏ। ੧੫੧੮। 


ਜਬ _ਆਨਿ ਨਿਦਾਨ ਕੀ ਮਾਰੁ ਮਚੀ ਤਬ ਹੀ ਨ੍ਰਿਪ ਆਪਨੇ ਸਸਤੁ _ਸੰਭਾਰੇ। 
ਖਗ ਗਦਾ ਬਰਛੀ ਜਮਧਾਰ ਸੁ ਲੈ ਕਰਵਾਰ ਹੀ ਸਤੁ _ਪਚਾਰੇ। 
ਪਾਨਿ ਲੀਓ ਧਨੁ ਬਾਨ ਸੰਭਾਰਿ ਨਿਹਾਰਿ ਕਈ ਅਰਿ ਕੋਟਿ ਸੰਘਾਰੇ। 


੨ 


ਭੂਪ ਨ ਮੋਰਤਿ ਸੰਘਰ ਤੇ ਮੁਖ ਅੰਤ ਕੋ _ਅੰਤਕ ਸੇ _ਭਟ ਹਾਰੇ। ੧੫੧੯। 


ਲੈ ਅਪੁਨੇ ਸਿਵ ਪਾਨਿ ਸਰਾਸਨ ਜੀ ਅਪੁਨੇ ਅਤਿ ਕੋਪ _ਬਢਾਯੋ। 
ਭੂਪਤਿ ਕੋ ਚਿਤਿਯੋ ਚਿਤ ਮੈ ਬਧ _ਬਾਹਨ ਆਪੁਨ ਕੋ ਸੁ ਧਵਾਯੋ। 

ਮਾਰਤ ਹੋ ਅਬ ਯਾ ਰਨ ਮੈ ਕਹਿ ਕੈ ਨ੍ਿਪ ਕਉ ਇਹ ਭਾਤਿ ਸੁਨਾਯੋ। 

ਯੌ ਕਹਿ ਨਾਦ ਬਜਾਵਤ ਭਯੋ ਮਨੋ ਅੰਤ ਭਯੋ _ਪਰਲੈ ਘਨ ਆਯੋ। _੧੫੨0। 


ਨਾਦ ਸੁ ਨਾਦ ਰਹਿਓ ਭਰਪੂਰ ਸੁਨਿਯੋ ਪੁਰਹੂਤ ਮਹਾ _ਬਿਸਮਾਯੋ। 
ਸਾਤ ਸਮੁਦੁ ਨਦੀ ਨਦ ਅਉ ਸਰ ਸਿੰਧ ਸੁਮੇਰ ਮਹਾ ਗਰਜਾਯੋ। 
ਕਾਪ ਉਠਿਓ ਸੁਨਿ ਯੋ ਸਹਸਾਨਨ ਚਉਦਹ ਲੋਕਨ ਚਾਲ ਜਨਾਯੋ। 
ਸੰਕਤ ਹ੍ਹੈ ਸੁਨ ਕੈ ਜਗ ਕੇ ਜਨ ਭੂਪ ਨਹੀ ਮਨ ਮੈ ਡਰ ਪਾਯੋ। ੧੫੨੧। 


ਸ਼ਤਲੇਸ਼ ਠਾਚ /ਨੈਵ ਮੱ 
ਨਾਵੀੰਯਾ 
ਰੁਦੂ ਕੇ ਆਨਨ ਕੋ ਅਵਿਲੋਕ ਕੈ ਯੌ ਕਹਿ ਕੈ ਨ੍ਰਿਪ ਬਾਤ ਸੁਨਾਈ। 
ਕਾ ਭਯੋ ਜੋ ਜੁਗੀਯਾ ਕਰਿ ਲੈ ਕਰ ਡਿੰਭ ਕੇ ਕਾਰਨ ਨਾਦ ਬਜਾਈ। 


ਕ੍ਰਿਸਨਾਵਤਾਰ ੪੯੫ 


ਨੂੰ ਛਿਣ ਵਿਚ ਹੀ ਯਮ ਲੋਕ ਭੇਜ ਦਿੱਤਾ। ਜਦੋਂ `ਕਾਰਤਿਕੇ ਨੂੰ 
(ਬਾਣ _ਵਜਿਆ ਤਾਂ) ਗਣੇਸ਼ _ਰਣ-ਭੂਮੀ _ਛਡ _ਕੇ ਭਜ _ਗਿਆ।੧੫੧੬। 


ਮੋਰ _ਦੀ ਸਵਾਰੀ ਵਾਲਾ) ਨੂੰ ਮਾਰ ਦਿੱਤਾ ਅਤੇ ਹੋਰ _ਵੀ _ਗਣਾਂ ਦੀ ਜਿਤਨੀ ਸੈਨਾ ਆ 
ਸੀ, ਉਸ ਆ ਕੇ 


ਹੋਈ 
(ਅਤੇ _ਕਿਹਾ--) ਓਏ! ਕਿਸ ਲਈ ਭਜਦੇ ਹੋ, ਨ ਭਜੋ; ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੂੰ 
ਸੁਣਾਇਆ। (ਕਵੀ) ਸ਼ਿਆਮ ਕਹਿੰਦੇ ਹਨ, _ਉਸ ਵੇਲੇ ਖੜਗ ਸਿੰਘ ਨੇ ਆਪਣੇ ਹੱਥ _ਵਿਚ 
ਸੰਖ ਲੈ ਕੇ ਵਜਾਇਆ ਅਤੇ ਫਿਰ _ਸਾਰੇ _ਸ਼ਸਤ੍ਰਾਂ _ਨੂੰ ਸੰਭਾਲਿਆ ਮਾਨੋ __ਯਮਰਾਜ _ਦਾ ਰੂਪ 
ਧਾਰਨ _ਕਰ _ਕੇ _ਯੁੱਧ-ਭੁੂਮੀ _ਵਿਚ ਆਇਆ _ਹੋਵੇ।੧੫੧੭। 


ਲਲਕਾਰਾ _ਸੁਣ _ਕੇ _ਸਾਰੇ ਫਿਰ ਪਰਤ _ਪਏ _ਅਤੇ ਹੱਥਾਂ _ਵਿਚ ਤਲਵਾਰਾਂ ਲੈ ਕੇ 

ਤੇ ਕ੍ਰੋਧਵਾਨ ਹੋ ਕੇ (ਉਨ੍ਹਾਂ ਨੇ) ਧਾਵਾ ਬੋਲ ਦਿੱਤਾ। ਲਾਜ ਦੇ ਭਰੇ ਹੋਏ ਨ ਡਰਦੇ ਹਨ 

ਅਤੇ ਨ ਪਿਛੇ ਹਟਦੇ ਹਨ, ਉਨ੍ਹਾਂ ਸਾਰਿਆਂ ਨੇ ਮਿਲ ਕੇ ਸੰਖ ਵਜਾਏ _ਹਨ। _ਮਾਰੋ-ਮਾਰੋ 

ਦਾ ਰੌਲਾ ਪਿਆ ਹੋਇਆ ਅਤੇ ਵੰਗਾਰ ਕੇ ਆਖ ਰਹੇ _ਹਨ--ਓਏ! ਤੂੰ (ਸਾਡੇ) ਬਹੁਤ 

ਸੂਰਮੇ _ਮਾਰ ਦਿੱਤੇ _ਹਨ। _(ਅਸੀਂ) ਹੁਣ ਤੈਨੂੰ ਮਾਰਦੇ ਹਾਂ, (ਕਿਸੇ ਤਰ੍ਹਾਂ _ਜੀਉਂਦਾ) ਨਹੀਂ 
ਹਾਂ ਬਹੁਤ _ਸਾਰੇ _ਤੀਰ ਦਿੱਤੇ।੧੫੧੮। 


ਨੇ 
ਖੰਡਾ, _ਗਦਾ, _ਬਰਛੀ, _ਜਮਧਾੜ _ਅਤੇ _ਤਲਵਾਰ ਲੈ _ਕੇ ਵੈਰੀ ਨੂੰ _ਲਲਕਾਰਦਾ _ਹੈ। _(ਉਸ 
ਨੇ) ਹੱਥ _ਵਿਚ _ਧਨੁਸ਼ _ਬਾਣ _ਸੰਭਾਲ ਲਿਆ ਹੈ ਅਤੇ ਵੇਖ 
ਮਾਰ ਦਿੱਤੇ _ਹਨ। _ਰਾਜਾ _ਰਣ-ਭੂਮੀ ਤੋਂ ਮੂੰਹ _ਨਹੀਂ _ਮੋੜਦਾ ਹੈ, _ਉਸ _ਕੋਲੋਂ _ਅੰਤ _ਵਿਚ 
ਯਮਰਾਜ _ ਵਰਗੇ ਸੂਰਮੇ ਹਾਰ _ਗਏ _ ਹਨ।੧੫੧੯। 

ਸ਼ਿਵ ਨੇ ਆਪਣੇ ਹੱਥ _ਵਿਚ _ਧਨੁਸ਼ ਬਾਣ ਲੈ ਕੇ ਆਪਣੇ ਮਨ ਵਿਚ ਬਹੁਤ 
ਵਧਾ _ਲਿਆ ਹੈ। ਰਾਜੇ ਨੂੰ ਮਾਰ ਦੇਣਾ (ਆਪਣੇ) ਚਿਤ ਵਿਚ _ਸੋਚਦਾ ਹੈ (ਜਿਸ 
ਕੇ ਉਸ ਨੇ) ਆਪਣੇ ਵਾਹਨ ਬਲਦ ਨੂੰ ਭਜਾਇਆ ਹੈ। '(ਮੈਂ) ਹੁਣੇ ਹੀ ਉਸ ਨੂੰ ਰਣ 
ਮਾਰਦਾ ਹਾਂ--ਇਹ ਕਹਿ ਕੇ (ਉਸ ਨੇ) ਰਾਜੇ ਨੂੰ ਇਸ ਤਰ੍ਹਾਂ ਸੁਣਾਇਆ। ਇਸ ਤਰ੍ਹਾਂ 
ਕੇ (ਉਸ ਨੇ) ਸੰਖ ਦਾ ਨਾਦ ਕੀਤਾ ਮਾਨੋ ਅੰਤ ਕਾਲ ਆ ਗਿਆ ਹੋਵੇ ਅਤੇ _ਪਰਲੋ 
ਬਦਲ ਚੜ੍ਹ __ਆਇਆ ਹੋਵੇ।੧੫੨0। 


ਨਾਦ ਦੀ ਗੂੰਜ _(ਖਗੋਲ ਵਿਚ) ਪੂਰੀ ਤਰ੍ਹਾਂ ਭਰ ਗਈ ਹੈ। (ਉਸ ਨੂੰ) ਸੁਣ ਕੇ 


ਕੋ 
ਕਰ 
ਵਿਚ 
ਕਹਿ 
ਦਾ 


ਇੰਦਰ _ਬਹੁਤ _ਹੈਰਾਨ _ਹੋਇਆ _ਹੈ। ਸੱਤ ਸਮੁੰਦਰ, ਨਦੀਆਂ, _ਨਦ, ਅਤੇ _ਸਰੋਵਰਾਂ-ਝੀਲਾਂ 
ਦਾ ਜਲ ਅਤੇ _ਵਿੰਧਿਆਚਲ _ਅਤੇ _ ਸੁਮੇਰ _ਪਰਬਤ _ਬਹੁਤ _ਗੱਜੇ _ਹਨ। _(ਉਸ _ਨਾਦ ਨੂੰ) 
ਸੁਣ ਕੇ ਸ਼ੇਸ਼ਨਾਗ ਕੰਬ ਗਿਆ ਹੈ ਅਤੇ ਚੌਦਾਂ _ਲੋਕਾਂ ਵਿਚ _ਭਚਾਲ ਦਾ ਅਹਿਸਾਸ ਹੋ ਰਿਹਾ 
ਹੈ। ਜਗਤ ਦੇ ਲੋਕ (ਉਸ ਨਾਦ ਨੂੰ) ਸੁਣ ਕੇ ਸ਼ੰਕਿਤ ਹੋ ਗਏ ਹਨ, ਪਰ ਰਾਜੇ ਨੇ ਮਨ 
ਵਿਚ ਜ਼ਰਾ _ਜਿੰਨਾ _ਵੀ _ਡਰ _ ਨਹੀਂ _ਮੌਨਿਆ _ਹੈ।੧੫੨੧। 
ਸ਼ਤਨਾ /ਨ% ਨੇ /ਲਵ` ਨੂੰ /ਕੈਹਾ-- 
੭ਾਵੀਯਾ 

ਸ਼ਿਵ ਦੇ ਮੂੰਹ ਵਲ ਵੇਖ ਕੇ ਰਾਜੇ ਨੇ ਇਸ ਤਰ੍ਹਾਂ ਗੌਲ ਕਹਿ ਕੇ ਸੁਣਾਈ-- ਕੀ 
ਹੋਇਆ ਜੇ ਜੋਗੀ ਨੇ ਪਾਖੰਡ _('ਡਿੰਭ') ਵਿਖਾਉਣ ਲਈ ਹੱਥ ਵਿਚ (ਸੰਖ ਲੈ ਕੇ) ਨਾਦ 


੪੯੬ 


ਸੀ _ਦਸਮ-ਗ੍ਰੰਥ ਸਾਹਿਬ 


ਤੰਦੁਲ ਮਾਗਨ ਹੈ ਤੁਯ ਕਾਰਜ ਮੈ ਨ ਡਰੋ ਤੁਹਿ ਚਾਪ ਚਢਾਈ। 
ਜੂਝਬੋ ਕਾਮ ਹੈ ਛਤ੍ਰਿਨ ਕੋ ਕਛੁ _ਜੋਗਿਨ ਕੋ ਨਹੀ ਕਾਮ ਲਰਾਈ। ੧੫੨੨। 


ਯੌ _ਕਹਿ ਕੈ ਬਤੀਯਾ ਸਿਵ ਸੋ ਨ੍ਰਿਪ ਪਾਨ ਬਿਖੈ ਰਿਸਿ ਖੜਗ ਬਡੋ_ ਲੈ। 

ਮਾਰਤ ਤੇ ਹਰ ਕੇ ਤਨ ਮੈ ਕਬਿ ਸ੍ਯਾਮ ਕਹੈ ਜੀਯ ਕੋਪ ਮਹਾ ਕੈ। 

ਘਾਉ ਕੈ ਸੁੰਭ ਕੈ ਗਾਤ ਬਿਖੈ ਇਮ ਬੋਲਿ ਉਠਿਓ ਹਸਿ ਸਿੰਧ ਜਰਾ ਜੈ। 

ਰੁਦਹ ਗਿਰਿਓ ਸਿਰ ਮਾਲ ਕਹੂੰ ਕਹੂੰ ਬੈਲ ਗਿਰਿਓ ਗਿਰਿਯੋ ਸੂਲ ਕਹੂੰ ਹ੍ਹੈ। ੧੫੨੩। 


ਘੇਰ ਲੀਯੋ ਮਿਲ ਕੈ ਨ੍ਰਿਪ ਕਉ ਜਬ ਹੀ ਸਿਵ ਕੇ ਦਲ ਕੋਪ ਕਰਿਓ ਹੈ। 
ਆਗੇ ਹ੍ਹੈ ਭੂਪ ਅਯੋਧਨ ਮੈ ਦਿਢ ਠਾਢੋ ਰਹਿਓ ਨਹੀ ਪੈਗ ਟਰਿਓ ਹੈ। 
ਤਾਲ ਜਹਾ ਰਥ _ਰੂਖ ਧੁਜਾ ਭਟ ਪੰਛਨ ਸਿਉਂ ਰਨ ਬਾਗ ਭਰਿਓ ਹੈ। 
ਭਾਗ ਗਏ ਗਨ ਜੈਸੇ ਬਿਹੰਗ ਮਨੋ ਨ੍ਰਿਪ ਟੂਟ ਕੈ ਬਾਜ ਪਰਿਓ ਹੈ। ੧੫੨੪। 


ਦੰਹਰਾ 
ਏ ਸਿਵ ਕੇ ਗਨ ਥਿਰੁ ਰਹੇ ਅਤਿ ਮਨ ਕੋਪ ਬਢਾਇ। 
ਗਨ _ਛਉਨਾ ਗਨ ਰਾਜ ਸੀ _ਮਹਾਬੀਰ ਮਨ __ਰਾਇ। _੧੫੨੫। 
ਹਵੀਯਾਂ 
ਬੀਰਨ ਕੀ ਮਨਿ ਸ੍ਰੀ ਗਨਰਾਇ ਮਹਾ _ਬਰਬੀਰ _ਫਿਰਿਓ ਗਨ _ਛਉਨਾ। 
ਲੋਹਤ ਨੈਨ ਚਲਿਓ ਸਿਸ ਹੋਤ ਕੀਓ ਗਹਿ ਜਾ ਜਮਰਾਜ _ਖਿਲਉਨਾ। 
ਆਵਤ ਭੂਪ _ਬਿਲੋਕ ਕੈ ਸਤ੍ਨ ਆਪ ਕੀਯੋ ਮਨ ਰੰਚਕ ਭਉ ਨਾ। 
ਮਾਰਿ ਲਏ ਛਿਨ ਮੈ ਗਨ ਕੋ ਗਨ ਜੁਧ ਕੀਓ ਕਿ ਕੀਓ ਕਛੁ ਟਉਨਾ। ੧੫੨੬। 


ਚੱਪਣਾ 
ਤਬ ਅਰਿ ਲਖਿ ਕੈ ਸਰ ਸੋ ਮਾਰਿਓ। ਜਿਹ ਕੁਦ੍ਰਿਸਟਿ ਨ੍ਰਿਪ ਓਰਿ ਨਿਹਾਰਿਓ। 
ਪੁਨਿ _ਗਨੇਸ ਕੋ ਨ੍ਰਿਪ ਲਲਕਾਰਿਓ। _ਤੁਸਤ ਭਯੋ ਤਜਿ ਜੁਧ _ਪਧਾਰਿਓ। _੧੫੨੭। 


ਜਬ ਸਿਵ ਜੂ ਕਛੁ ਸੈਗਿਆ ਪਾਈ। _ਭਾਜਿ ਗਯੋ ਤਜ ਦਈ ਲਰਾਈ। 
ਅਉਰ ਸਗਲ ਛਡ ਕੈ ਗਨ ਭਾਗੇ। ਐਸੋ ਕੋ ਭਟ ਆਵੈ ਆਗੇ। ੧੫੨੮। 


ਜਬਹਿ ਕ੍ਰਿਸਨ ਸਿਵ _ਭਜਤ _ਨਿਹਾਰਿਓ। ਇਹੈ ਆਪਨੇ ਹਿਿਦੇ ਬਿਚਾਰਿਓ। 
ਅਬ ਹਉ ਆਪਨ ਇਹ ਸੰਗ ਲਰੋ। ਕੈ ਅਰਿ ਮਾਰੋ ਕੈ ਲਰਿ ਮਰੋ। ੧੫੨੯। 


ਕ੍ਰਿਸਨਾਵਤਾਰ ੪੯੭ 


ਵਜਾਇਆ ਹੈ; (ਘਰ _ਘਰ ਤੋਂ) ਚਾਵਲ _ਮੰਗਣਾ ਤੇਰਾ ਕੰਮ _ਹੈ। ਤੇਰੇ _ਧਨੁਸ਼ ਚੜ੍ਹਾਉਣ 
ਨਾਲ ਮੈਂ ਡਰਦਾ ਨਹੀਂ _ਹਾਂ। (ਕਿਉਂਕਿ) ਜੂਝਣਾ ਕੰਮ ਛਤ੍ਰੀਆਂ ਦਾ ਹੈ, ਜੋਗੀਆਂ ਦਾ ਕੰਮ 


ਲੜਾਈ _ ਕਰਨਾ _ ਬਿਲਕੁਲ _ ਨਹੀਂ ਹੈ।੧੫੨੨। 


ਮਨ ਵਿਚ 
ਕੇ ਸ਼ਿਵ ਦੇ ਸ਼ਰੀਰ ਉਤੇ ਮਾਰ ਦਿੱਤੀ। ਸ਼ਿਵ ਦੇ ਸ਼ਰੀਰ ਵਿਚ _ਘਾਉ ਲਗਾ ਕੇ (ਰਾਜਾ) 
ਹਸ ਕੇ ਬੋਲ ਉਠਿਆ--'ਜਰਾਸੈਧ ਦੀ ਜੈ?। ਸ਼ਿਵ ਡਿਗ ਪਿਆ, ਸਿਰ ਦੀ ਰੁੰਡ-ਮਾਲਾ ਕਿਤੇ 
ਜਾ ਪਈ ਅਤੇ ਬਲਦ ਕਿਧਰੇ ਜਾ ਡਿਗਿਆ 
ਗਧਿਆ।੧੫੨੩। 


ਕੀਤਾ 
ਰਾਜੇ ਵਲ ਜਿਸ ਨੇ ਵੀ ਮਾੜੀ ਦ੍ਰਿਸ਼ਟੀ ਨਾਲ ਵੇਖਿਆ, ਤਦ ਹੀ (ਰਾਜੇ ਨੇ ਉਸ 
ਮਾਰ _ਦਿੱਤਾ। ਫਿਰ ਰਾਜੇ ਨੇ ਗਣੇਸ਼ ਨੂੰ ਲਲਕਾਰਿਆ, 


(ਉਹ) _ ਡਰ _ਕੇ ਯੁੱਧ-ਖੇਤਰ ਵਿਚੋਂ _ ਭਜ _ ਗਿਆ।੧੫੨੭। 

ਜਦੋਂ ਸ਼ਿਵ ਨੂੰ ਕੁਝ _ਸੁਰਤ ਪਰਤੀ (ਤਾਂ ਉਹ) ਲੜਾਈ ਛਡ ਕੇ ਭਜ ਗਿਆ। 
ਹੋਰ ਸਾਰੇ ਗਣ ਵੀ ਡਰ ਕੇ ਭਜ ਗਏ। ਅਜਿਹਾ ਕੌਣ ਸੂਰਮਾ ਹੈ, (ਜੋ ਰਾਜੇ ਦੇ) ਅਗੇ 
ਆਵੇੰ।੧੫੨੮। 

ਜਦੋਂ ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਭਜਦਿਆਂ ਵੇਖਿਆ (ਤਾਂ) ਆਪਣੇ ਹਿਰਦੇ ਵਿਚ ਇਸ 
ਤਰ੍ਹਾਂ ਵਿਚਾਰ _ਕੀਤਾ--ਹੁਣ ਮੈਂ _ਆਪ ਹੀ ਇਸ ਨਾਲ ਯੁੱਧ ਕਰਾਂ; ਜਾਂ (ਤਾਂ) ਵੈਰੀ ਨੂੰ ਮਾਰ 
ਸੁਟਾਂ ਜਾਂ (ਆਪ) ਲੜ __ ਮਰਾਂ।੧੫੨੯। 


੪੯੮ 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਤਿਹ ਸਉਹੇ ਹਰਿ ਜੂ ਗਯੋ। ਰਾਮ ਭਨੈ ਅਤਿ ਜੁਧ ਮਚਯੋ। 
ਤਬ ਤਿਨੈ ਤਕਿ ਤਿਹ ਬਾਨ _ਲਗਾਯੋ। _ਸ੍ਯੰਦਨ ਤੇ ਹਰਿ ਭੂਮਿ _ਗਿਰਾਯੋ। ੧੫੩0। 


ਕਾਂਲਯੋਂ ਘਾਲ 

ਨਵੀਸਾ 
ਜਾ ਪੂਭ ਕਉ ਨਿਤ ਬ੍ਰਹਮ ਸਚੀ ਪਤਿ ਸ੍ਰੀ ਸਨਕਾਦਿਕ ਹੂੰ ਜਪੁ _ਕੀਨੋ। 
ਸੂਰ _ਸਸੀ ਸੁਰ ਨਾਰਦ _ਸਾਰਦ ਤਾਹੀ ਕੇ ਧਿਆਨ ਬਿਖੈ ਮਨੁ ਦੀਨੋ। 
ਖੋਜਤ ਹੈ ਜਿਹ ਸਿਧ ਮਹਾ ਮੁਨਿ ਬਿਆਸ ਪਰਾਸੁਰ ਭੇਦ ਨ ਚੀਨੋ। 
ਸੋ _ਖੜਗੇਸ _ਅਯੋਧਨ ਮੈ ਕਰਿ ਮੋਹਿਤ ਕੇਸਨ ਤੇ ਗਹਿ ਲੀਨੋ। _੧੫੩੧। 


ਮਾਰਿ ਬਕੀ ਬਕ ਅਉਰ ਅਘਾਸੁਰ ਧੇਨਕ ਕੋ ਪਲ ਮੈ ਬਧ ਕੀਨੋ। 
ਕੇਸੀ _ਬਛਾਸੁਰ ਮੁਸਟ ਚੈਡੂਰ ਕੀਏ _ਚਕਚੂਰ _ਸੁਨਿਯੋ ਪੁਰ ਤੀਨੋ। 

ਸੀ ਹਰਿ ਸਤ੍ਹ ਅਨੇਕ _ਹਨੇ ਤਿਹ ਕਉਨ ਗਨੇ ਕਬਿ ਸ੍ਯਾਮ ਪ੍ਰਬੀਨੋ। 
ਕੰਸ ਕਉ ਕੇਸਨ ਤੇ ਗਹਿ ਕੇਸਵ ਭੂਪ ਮਨੋ ਬਦਲੋ ਵਹੁ ਲੀਨੋ। ੧੫੩੨। 


ਚਿੰਤ ਕਰੀ ਚਿਤ ਮੈ ਤਿਹ ਭੂਪਤਿ ਜੋ ਇਹ ਕਉ ਅਬ ਹਉ ਬਧ ਕੈ ਹਉ। 
ਸੈਨ ਸਭੈ ਭਜ ਹੈ ਜਬ ਹੀ ਤਬ ਕਾ ਸੰਗ ਜਾਇ ਕੈ ਜੁਧੁ ਮਚੈ ਹਉ। 

ਹਉ ਕਿਹ ਪੈ ਕਰਿ ਹੋ ਬਹੁ ਘਾਇਨ ਕਾ ਕੇ ਹਉ ਘਾਇਨ ਸਨਮੁਖ ਥੈ ਹਉ। 
ਛਾਡਿ ਦਯੋ ਕਹਿਓ ਜਾਹੁ ਚਲੇ ਹਰਿ ਤੋ ਸਮ ਸੂਰ ਕਹੂੰ ਨਹੀ ਪੈ _ਹਉ। ੧੫੩੩। 


ਪਉਰਖ ਜੈਸੋ ਬਡੋ ਕੀਯੋ ਭੂਪ ਨ ਆਗੈ ਕਿਸੀ ਨ੍ਰਿਪ ਐਸੋ ਕੀਯੋ। 

ਭਟ ਪੇਖਿ ਕੈ ਭਾਜਿ ਗਏ ਸਿਗਰੇ ਕਿਨਹੂੰ ਧਨੁ ਬਾਨ ਨ _ਪਾਨਿ ਲੀਓ। 
ਹਥਿਯਾਰ ਉਤਾਰ ਚਲੇ _ਬਿਸੰਭਾਰਿ ਰਥੀ ਰਥ _ਟਾਰਿ ਡਰਾਤ _ਹੀਓ। 

ਰਨ ਮੈ ਖੜਗੇਸ ਬਲੀ ਬਲੁ ਕੈ ਅਪੁਨੋ ਕਰ ਕੈ ਹਰਿ ਛਾਡਿ ਦੀਯੋ। ੧੫੩੪। 


ਚੱਪਣਾ 
ਛਾਡਿ ਕੇਸ ਤੇ ਜਬ ਹਰਿ ਦਯੋ। ਲਜਤ ਭਯੋ _ਬਿਸਰਿ ਬਲੁ _ਗਯੋ। 
ਤਬ _ਬੁਹਮਾ ਪੁਤਛ ਹੁਇ ਆਯੋ। ਕ੍ਰਿਸਨ ਤਾਪ ਤਿਨਿ ਸਕਲ _ਮਿਟਾਯੋ। _੧੫੩੫। 


ਕਹੇ ਕ੍ਰਿਸਨ ਸਿਉ ਇਹ ਬਿਧਿ ਬੈਨਾ। ਲਾਜ ਕਰੋ ਨਹਿ ਪੰਕਜ ਨੈਨਾ। 
ਇਹ ਪਉਰਖ ਹਉ ਤੋਹਿ ਸੁਨਾਊ। ਤਿਹ ਤੇ ਤੋ ਕਹੁ ਅਬਹਿ _ਰਿਝਾਊ। ੧੫੩੬। 


ਕ੍ਰਿਸਨਾਵਤਾਰ ੪੯੯ 


ਤਦ ਸ੍ਰੀ ਕ੍ਰਿਸ਼ਨ ਉਸ (ਰਾਜੇ) ਦੇ ਸਾਹਮਣੇ ਗਏ। (ਕਵੀ) ਰਾਮ ਕਹਿੰਦੇ ਹਨ, (ਦੋਹਾਂ 
ਨੇ) ਖੂਬ ਯੁੱਧ _ਮਚਾਇਆ। _ਤਦ ਰਾਜੇ ਨੇ ਤਕ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰਿਆ ਅਤੇ 
ਸ੍ਰੀ ਕ੍ਰਿਸ਼ਨ ਨੂੰ ਰਥ _ ਉਤੋਂ _ਧਰਤੀ _ਤੇ ਸੁਟ _ਦਿੱਤਾ।੧੫੩0। 
ਕਵਾੰਂ ਨੰ /ਨੈਹਾ-- 


ਤੋਂ _ਪਕੜ ਲਿਆ _ ਹੈ।੧੫੩੧। 

(ਜਿਸ ਨੇ) _ਪੂਤਨਾ _(ਬਕੀ), _ਬਕਾਸੁਰ, _ਅਘਾਸੁਰ ਅਤੇ _ਧੇਨਕ ਦੈਂਤ ਨੂੰ ਪਲ _ਵਿਚ 
ਦਿੱਤਾ ਸੀ; (ਜਿਸ ਨੇ) ਕੇਸੀ, _ਬਛਾਸੁਰ, ਮੁਸ਼ਟ, ਚੰਡੂਰ _ਵਰਗਿਆ ਨੂੰ ਚਕਨਾਚੂਰ ਕਰ 
ਸੀ ਰੰਨਾਂ ਲੋਕਾਂ ਵਿਚ (ਜਿਸ ਬਲ ਦੀ ਗੱਲ) ਸੁਣੀ ਗਈ ਸੀ; (ਜਿਸ) 
ਕਵੀ ਸਿ 
ਪੁਤੀਤ ਹੁੰਦਾ ਹੈ) ਮਾਨੋ ਕ੍ਰਿਸ਼ਨ ਦੁਆਰਾ 


ਲਿਰ = & = 


ਸਿੰਘ) ਨੇ _ਲਿਆ ਹੋਵੇ।੧੫੩੨। 


ਦੇ 
ਸਨ 
ਕੌਣ _ਪੁਬੀਨ ਹੈ? (ਇੰਜ 


ਦਾ ਹੁ ਭਜ ਜਾਏਗੀ, ਤਦੋਂ ਮੈਂ 
ਕਿਸ ਨਾਲ ਯੁੱਧ _ਕਰਾਂਗਾ। ਮੈਂ ਕਿਸ ਉਤੇ ਬਹੁਤ _ਘਾਓ _ਲਗਾਵਾਂਗਾ ਅਤੇ _ਕਿਸ ਦੇ _ਘਾਓ 
ਮੈਂ ਸਨਮੁਖ ਹੋਕੇ _ਸਹਾਂਗਾ। (ਇਹ ਵਿਚਾਰ _ਕਰ ਕੇ ਰਾਜੇ ਨੇ ਕ੍ਰਿਸ਼ਨ ਨੂੰ) ਛੱਡ ਦਿੱਤਾ 
ਅਤੇ _ਕਿਹਾ--ਹੇ ਕ੍ਰਿਸ਼ਨ! _ਚਲਾ ਜਾ, _ਤੇਰੇ _ਵਰਗਾ ਸੂਰਮਾ _ਹੋਰ _ਕਿਤੋਂ ਵੀ _ਨਹੀਂ ਮਿਲ 
ਸਕੰਗਾ।੧੫੩੩। 
ਜਿਸ ਤਰ੍ਹਾਂ ਦੀ ਵੱਡੀ ਬਹਾਦਰੀ ਰਾਜੇ ਨੇ ਕੀਤੀ ਹੈ, ਇਸ ਤਰ੍ਹਾਂ ਦੀ ਅਗੇ ਕਿਸੇ 
ਨੇ ਨਹੀਂ _ਕੀਤੀ। ਸਾਰੇ _ਸੂਰਮੇ( ਇਸ _ਦੀ ਬਹਾਦਰੀ ਨੂੰ) ਵੇਖ _ਕੇ ਭਜ ਗਏ ਹਨ 
ਕਿਸੇ ਨੇ ਹੱਥ ਵਿਚ _ਧਨੁਸ਼ ਨੂੰ _ਉਤਾਰ 


)। ਖੜਗ ਸਿੰਘ ਯੋਧੇ _ਨੇ _ਯੁੱਧ-ਭੂਮੀ ਵਿਚ _ਬਲ ਪੂਰਵਕ (ਫੜ ਕੇ) ਅਤੇ ਆਪਣਾ 
(ਅਰਥਾਤ _ ਅਧੀਨ _ਕਰ _ਕੇ) ਸ੍ਰੀ ਕ੍ਰਿਸ਼ਨ ਨੂੰ ਛਡ ਦਿੱਤਾ _ਹੈ।੧੫੩੪। 


ਕੇਸਾਂ ਤੋਂ _ਛਡ ਦਿੱਤਾ (ਤਾਂ ਕ੍ਰਿਸ਼ਨ ਨੂੰ) ਲਜਿਤ ਹੋਣ 
ਕਾਰਨ (ਆਪਣਾ) _ਸਾਰਾ _ਬਲ ਭੂਲ _ਗਿਆ। ਤਦ ਬ੍ਰਹਮਾ ਪ੍ਰਤੱਖ ਹੋ ਕੇ ਆਇਆ ਅਤੇ 
ਦੂਰ _ ਕਰ _ ਦਿੱਤਾ।੧੫੩੫। 
(ਉਸ ਨੇ) ਕ੍ਰਿਸ਼ਨ ਨੂੰ ਇਸ ਤਰ੍ਹਾਂ ਦੇ ਬੋਲ ਕਹੇ--ਹੇ ਕਮਲ ਨੈਨ! _ਲਜਾ ਨ ਕਰੋਂ। 
ਇਸ ਦੀ ਬਹਾਦਰੀ (ਦੀ _ਗੱੌਲ) ਮੈਂ ਤੁਹਾਨੂੰ ਸੁਣਾਉਂਦਾ ਹਾਂ, ਜਿਸ _ਕਰ _ਕੇ ਤੁਹਾਨੂੰ ਹੁਣੇ 
ਪ੍ਰਸੰਨ ਕਰਦਾ _ਹਾਂ।੧੫੩੬। 


੫00 


ਸੀ _ਦਸਮ-ਗ੍ਰੰਥ _ਸਾਹਿਬ 


ਝੁਹਨਾ ਲਾਲ 
ਤੱਟਕਾ ਛੰਦ 

ਜਬ ਹੀ ਇਹ ਭੂਪਤਿ ਜਨਮ _ਲੀਓ। ਤਜਿ ਧਾਮ ਤਬੈ ਬਨਿਬਾਸੁ _ਕੀਓ। 

ਤਪਸਾ ਕਰਿ ਕੈ ਜਗ ਮਾਤ ਰਿਝਾਯੋ। ਤਹ ਤੇ ਅਰਿ ਜੀਤਨ ਕੋ _ਬਰੁ ਪਾਯੋ। ੧੫੩੭। 


ਚੱਪਣ/ 
ਇਹ ਕੇ ਬਧ ਕੋ ਏਕੁ ਉਪਾਈ। ਸੋ ਪ੍ਰਭ ਤੋਂ ਕਹਿ ਕਹਤ ਸੁਨਾਈ। 
ਬਿਸਨ ਆਇ ਜੋ ਯਾ ਸੈਗਿ ਲਰੈ। ਤਾਹਿ ਭਜਾਵੈ ਬਿਲਮੁ ਨ ਕਰੈ। ੧੫੩੮। 


ਹਮ 


ਇੰਦੂ ਦ੍ਰਾਦਸ ਭਾਨ ਬੁਲਾਵਹੁ। ਰੁਦ੍ਰ ਗਿਆਰਹ _ਮਿਲ ਕਰਿ _ਧਾਵਹੁ। 
ਸੋਮ ਸੁ ਜਮ ਆਠੋ ਬਸ ਜੋਧੇ। ਐਸੀ ਬਿਧਿ ਬਿਧਿ ਹਰਹਿੰ ਪ੍ਰਥੋਧੇ। ੧੫੩੯। 


ਸਰਨਾ 
ਏ ਸਭ ਸੁਭਟ ਬੁਲਾਇ ਜੁਧ ਕਾਜ ਰਨਿ ਪ੍ਰਗਟਹੀ। 
ਆਪੁਨੇ _ਦਲਹਿੰ ਜਗਾਇ ਕਹੋ ਜੂਝ _ਏਊ _ਕਰਹਿੰ। _੧੫੪0। 
ਜ਼ੱਪਣ/ 
ਪੁਨਿ _ਅਪਛਰਾ ਸਕਲ _ਬੁਲਾਵਹੁ। ਇਹ ਕੀ ਅਗੂਜ ਦ੍ਰਿਸਟਿ ਨਚਾਵਹੁ। 
ਕਾਮਦੇਵ ਕਉ ਆਇਸ ਦੀਜੈ। ਯਾ ਕੋ ਚਿਤ ਮੋਹਿ ਕਰਿ ਲੀਜੈ। ੧੫੪੧। 


ਦੰਹਰਾ 
ਤਬਹਿ ਕ੍ਰਿਸਨ ਸੋਊ ਕੀਓ ਜੋ ਬੂਹਮਾ ਸਿਖ _ਦੀਨ। 
ਇੰਦੂ ਸੂਰ ਸਬ ਰੁਦੁ ਬਸ ਜਮਹਿ_ਬੋਲਿ ਕਰ _ਲੀਨ। ੧੫੪੨। 
ਚੱਪਣਾ 
ਨਿਕਟਿ ਸਯਾਮ ਕੇ ਤਬ ਸਬ ਆਏ। ਕ੍ਰੋਧ ਹੋਇ ਮਨ ਜੁਧਹਿ ਧਾਏ। 
ਇਤ ਸਬ ਮਿਲ ਕੈ ਜੁਧ ਮਚਾਯੋ। ਉਤ _ਅਪਛਰਾ ਨਭਿ _ਝਰਲਾਯੋ। _੧੫੪੩। 


ਹਾਵੀਲ” 
ਕੈ ਕੈ ਕਟਾਛ ਨਚੈ ਤੇਊ ਭਾਮਿਨ ਗੀਤ ਸਬੈ ਮਿਲ ਕੈ ਸੁਰ ਗਾਵੈ। 
ਬੀਨ _ਪਖਾਵਜ ਤਾਲ _ਬਜੈ _ਡਫ _ਭਾਤਿ _ਅਨੇਕਨ ਭਾਉ ਦਿਖਾਵੈ। 
ਸਾਰੰਗ ਸੋਰਠਿ _ਮਾਲਸਿਰੀ ਅਰੁ ਰਾਮਕਲੀ ਨਟ ਸੰਗ _ਮਿਲਾਵੈ। 
ਭੋਗਨਿ ਮੋਹਿ ਕੀ ਬਾਤ ਕਿਤੀ ਸੁਨਿ ਕੈ ਮਨ ਜੋਗਨ ਕੇ ਦੂਵ ਜਾਵੈ। ੧੫੪੪। 


ਕ੍ਰਿਸਨਾਵਤਾਰ ਪ0੧ 


ਝਹਆ ਨੰ ਨਹਾ -- 
ਤੰਟਾਕਾ 

ਜਦੋਂ ਹੀ ਇਸ ਰਾਜੇ ਨੇ ਜਨਮ ਲਿਆ ਸੀ, ਤਦੋਂ ਹੀ ਘਰ ਛਡ ਕੇ (ਇਸ ਨੇ) 
ਬਨ ਵਿਚ ਵਾਸਾ ਕਰ ਲਿਆ ਸੀ। ਤਤਪਸਿਆ ਕਰ ਕੇ (ਇਸ ਨੇ) ਜਗਤ ਮਾਤਾ (ਦੇਵੀ) 
ਨੂੰ _ਪੁਸੰਨ _ਕਰ _ਲਿਆ _ਅਤੇ ਉਸ ਤੋਂ ਵੈਰੀ ਨੂੰ ਜਿਤਣ ਦਾ ਵਰ ਪ੍ਰਾਪਤ _ਕਰ 
'ਲਿਆ।੧੫੩੭। 
ਜਪਣ 


ਇਸ ਦੇ ਮਾਰਨ ਦਾ ਇਕੋ _ਉਪਾ ਹੈ। ਹੇ ਪ੍੍ਭੂ! ਉਹ (ਮੈਂ) ਤੁਹਾਨੂੰ ਕਹਿ ਕੇ 
ਸੁਣਾਉਂਦਾ ਹਾਂ। ਜੇ _ਵਿਸ਼ਣੂ ਵੀ ਇਸ ਨਾਲ ਆ ਕੇ ਯੁੱਧ ਕਰੇਗਾ ਤਾਂ ਉਸ ਨੂੰ ਵੀ ਭਜਾ 
ਦੇਣ ਵਿਚ (ਇਹ) ਦੇਰ ਨਹੀਂ _ਕਰੇਗਾ।੧੫੩੮। 
ਕੇ ਧਾਵਾ _ਕਰੋ। ਚੰਦਰਮਾ, _ਯਮ _ਅਤੇ ਔਠ _ਬਸੂ (ਵੀ ਨਾਲ ਲੈ _ਲਵੋਂ)। ਇਸ ਪ੍ਰਕਾਰ 
ਵਿਧੀ ਬ੍ਰਹਮਾ ਨੇ _ ਸ੍ਰੀ ਕ੍ਰਿਸ਼ਨ ਨੂੰ ਸਮਝਾ _ਦਿੱਤੀ।੧੫੩੯। 
ਸਰਨਾ 
ਇਹ ਸਾਰੇ ਯੋਧੇ ਯੁਧ _ਕਰਨ _ਲਈ ਪ੍ਰਤੱਖ _ਤੌਰ ਤੇ _ਯੁੱਧ-ਭੂਮੀ _ਵਿਚ _ਬੁਲਾ _ਲਓ। 
ਸੈਨਾ ਨੂੰ ਕਰ ਕੇ ਕਹੋ ਕਿ ਇਹ ਵੀ ਯੁੱਧ ਕਰਨ।੧੫੪0। 


ਫਿਰ ਸਾਰੀਆਂ _ਅਪੱਂਛਰਾਵਾਂ ਨੂੰ _ਬੁਲਾਓ ਅਤੇ ਇਸ (ਖੜਗ ਸਿੰਘ) ਦੀ ਨਜ਼ਰ ਦੇ 
ਸਾਹਮਣੇ _ਨਚਾਓ। _ਕਾਮਦੇਵ ਨੂੰ ਆਗਿਆ ਦਿਓ ਕਿ ਇਸ ਦੇ ਚਿੱਤ ਨੂੰ ਮੋਹਿਤ ਕਰ 
ਲਵੇ ।੧੫੪੧। 
ਦੰਹਰਾ 

ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਓਹੀ ਕੀਤਾ ਜੋ _ਬੂਹਮਾ ਨੇ ਸਿਖਿਆ ਦਿੱਤੀ ਸੀ। ਇੰਦਰ, 


= ਚ ਘ 


ਰੁਦਰ, _ਬਸੂ, _ਯਮ _ ਆਦਿਕ _ਸਭ ਨੂੰ ਬੁਲਾ _ਕੇ _(ਇਕੱਠਾ _ਕਰ) _ਲਿਆ।੧੫੪੨। 


ਚੱਪਲ? 

ਤਦ ਸਾਰੇ ਸੀ ਕ੍ਰਿਸ਼ਨ ਦੇ ਨੇੜੇ ਆ ਗਏ ਅਤੇ ਮਨ ਵਿਚ ਕ੍ਰੋਧਿਤ ਹੋ ਕੇ ਯੁੱਧ 
ਲਈ ਟੁਟ ਕੇ ਪੈ ਗਏ। ਇਧਰ ਸਭ ਨੇ ਮਿਲ ਕੇ ਯੁੱਧ ਮਚਾਇਆ ਹੋਇਆ ਹੈ ਅਤੇ ਉਧਰ 
ਅਪੌਂਛਰਾਵਾਂ _ਨੇ _ ਆਕਾਸ਼ _ਵਿਚ _ (ਨਾਚ _ਗਾਣੇ _ਦਾ) ਰੰਗ _ ਬੰਨ੍ਹ ਦਿੱਤਾ _ਹੈ।੧੫੪੩। 
੭ਾਵੀਯਾ 

ਅਖਾਂ ਦੇ _ਸੈਕੇਤ ਕਰਦੀਆਂ _ਉਹ _ ਇਸਤਰੀਆਂ _(ਅਪੌਛਰਾਵਾਂ) _ਨਚਦੀਆਂ _ਹਨ _ ਅਤੇ 
ਸਾਰੇ ਦੇਵਤੇ ਮਿਲ _ਕੇ _ਗੀਤ ਗਾਉਂਦੇ _ਹਨ। _ਬੀਨ, _ਪਖਾਵਜ, _ਛੈਣੇ, _ਡਫ (ਆਦਿਕ _ਸਾਜ਼) 
ਵਜ ਰਹੇ ਹਨ ਅਤੇ _(ਅਪੱਛਰਾਵਾਂ) ਅਨੇਕ ਤਰ੍ਹਾਂ ਦੇ ਹਾਵ-ਭਾਵ _ਵਿਖਾਉਂਦੀਆਂ _ਹਨ। 


ਦੀ ਤਾਂ ਗੱਲ ਹੀ ਕੀ, (ਉਸ ਨਾਚ-ਗਾਣੇ ਨੂੰ) 


੫0੨ 


ਸੀ _ਦਸਮ-ਗ੍ਰੰਥ _ਸਾਹਿਬ 


ਉਤ ਸੁੰਦਰ ਨਿਰਤ ਕਰੈ ਨਭ ਮੈ ਇਤ ਬੀਰ ਸਬੈ ਮਿਲਿ ਜੁਧ ਕਰੈ। 
ਬਰਛੀ ਕਰਵਾਰ ਕਟਾਰਨ ਸਿਉ ਜਬ ਹੀ ਮਨ ਮੈ ਅਤਿ ਕੂਧ ਭਰੈ। 
ਕਬਿ ਸਯਾਮ ਅਯੋਧਨ ਮੈ ਰਦਨ ਛਦ ਪੀਸ ਕੈ ਆਨਿ ਪਰੈ ਨ ਡੁਰੈ। 
ਲਰਿ ਕੈ ਮਰਿ ਕੈ ਜੁ ਕਬੈਧ ਉਠੈ ਅਰਿ ਕੈ ਸੁ ਅਪਛਰ ਤਾਹਿ ਬਰੈ। ੧੫੪੫। 


ਦੰਹਰ” 
ਬਡੋ _ਜੁਧੁ ਭੂਪਤਿ ਕੀਓ ਮਨ ਮੈ ਕੋਪ ਬਢਾਇ। 
ਸਬ ਦੇਵਨ ਕੋ ਦਿਨ ਪਰੈ ਸੋ ਕਬਿ ਕਹਤ ਸੁਨਾਇ। ੧੫੪੬। 


ਹਾਵੀਯਾਂ 
ਗਿਆਰਹ _ਰੁਦ੍ਰਨ ਕੋ ਸਰ _ਬਾਇਸ ਦ੍ਰਾਦਸ ਭਾਨਨ ਚਉਬਿਸਿ ਮਾਰੇ। 


ਇੰਦੂ ਸਹੰਸੂ ਖੜਾਨਨ ਕੋ ਖਟ ਪਾਚਸਿ ਕਾਨ੍ਹ ਕੋ_ਕੋਪ ਪ੍ਰਹਾਰੇ। 
ਸੋਮ ਕੋ ਸਾਠ ਗਨੇਸ ਕੋ ਸਤਰ ਆਠ ਬਸੂਨ ਕੋ _ਚਉਸਠ ਡਾਰੇ। 


ਸਾਤ ਕੁਬੇਰ ਕੋ ਨਉ ਜਮਰਾਜਹਿ ਏਕ ਹੀ ਸੋ _ਅਉਰ ਸੰਘਾਰੇ। ੧੫੪੭। 


ਬਾਨਨ _ਬੇਧਿ ਜਲਾਧਿਪਿ ਕਉ ਨਲ ਕੂਬਰ ਅਉ ਜਮ ਕੇ ਉਰਿ ਮਾਰਿਓ। 
ਅਉਰ _ਕਹਾ ਲਗਿ _ਸ੍ਯਾਮ ਗਨੈ ਜੁ ਹੁਤੇ ਰਨ ਮੈ ਸਬਹੂਨ ਪ੍ਰਹਾਰਿਓ। 
ਸੰਕਤਮਾਨ ਭਏ ਸਬ ਹੀ ਕਿਨ ਹੂੰ ਨਹੀ ਭੂਪ ਕੀ ਓਰਿ ਨਿਹਾਰਿਓ। 


ਮਾਨੋ ਜੁਗੰਤ ਕੇ ਅੰਤ ਸਮੈ _ਪੁਗਟਿਓ ਕਲਿ ਕਾਲ ਤਿਨੋ ਸੁ _ਬਿਚਾਰਿਓ। ੧੫੪੮। 


ਚੱਪਣਾ/ 


ਤਿਆਗਿ ਦਯੋ ਰਨ ਤ੍ਰਾਸ ਬਢਾਯੋ। ਕਿਨ ਹੂੰ ਨ ਤਿਹ ਸੋ ਜੁਧੁ ਮਚਾਯੋ। 


ਚਿਤਿ ਸਬ ਹੂੰ ਇਹ ਭਾਤਿ ਬਿਚਾਰਿਓ। ਇਹ ਨਹੀ ਮਰੈ ਕਿਸੀ ਤੇ ਮਾਰਿਓ। ੧੫੪੯। 


ਤਬ ਬੂਹਮੇ ਹਰਿ ਨਿਕਟ _ਉਚਾਰਿਓ। ਜਬ _ਸਗਲੋ ਦਲ ਨ੍ਰਿਪਤਿ _ਸੰਘਾਰਿਓ। 


ਜਬ ਲਗਿ ਇਹ ਤੇਤਾ ਕਰਿ ਮੋ ਹੈ। ਤਬ ਲਗੁ ਬਜੂ ਸੂਲ ਧਰਿ ਕੋ ਹੈ। ੧੫੫0। 


ਤਾ ਤੇ ਇਹੈ ਕਾਜ ਅਬ ਕੀਜੈ। ਭਿਛਕਿ ਹੋਇ ਮਾਗਿ ਸੋ ਲੀਜੈ। 
ਮੁਕਟ ਰਾਮ ਤੇ ਜੋ ਇਹ ਪਾਯੋ। ਸੋ _ਇੰਦਰਾਦਿਕ ਹਾਥਿ ਨ _ਆਯੋ। ੧੫੫੧। 


ਜਬ _ਤੇਤਾ ਇਹ ਕਰ ਤੇ ਲੀਜੈ। ਤਬ ਯਾ ਕੋ ਬਧ ਛਿਨ ਮਹਿ ਕੀਜੈ। 
ਜਿਹ ਉਪਾਇ ਕਰਿ ਤੇ ਪਰਹਰੈ। ਤਉ ਕਦਾਚ ਨ੍ਰਿਪ ਮਰੈ ਤੋ ਮਰੈ। ੧੫੫੨। 


ਕ੍ਰਿਸਨਾਵਤਾਰ ੫0੩ 


ਕੇ ਯੁੱਧ ਕਰਦੇ _ਹਨ। _ਬਰਛੀਆਂ, ਤਲਵਾਰਾਂ, _ਕਟਾਰਾਂ ਆਦਿ ਨੂੰ (ਪਕੜ _ਕੇ) ਜਦੋਂ 
ਮਨ ਵਿਚ ਕ੍ਰੋਧ ਨੂੰ ਭਰ ਲੈਂਦੇ ਹਨ, _ਕਵੀ ਸ਼ਿਆਮ (ਕਹਿੰਦੇ ਹਨ), ਯੁੱਧ-ਭੂਮੀ ਵਿਚ 
ਨਾਲ ਹੋਠਾਂ ਨੂੰ ਪੀਂਹਦੇ ਹੋਇਆਂ ਆ ਪੈਂਦੇ ਹਨ ਅਤੇ ਡਰਦੇ ਨਹੀਂ _ਹਨ। ਲੜ ਕੇ 
ਮਰ ਕੇ ਜੋ ਕਬੰਧ (ਧੜ) ਉਠ ਕੇ (ਫਿਰ) ਵੈਰੀ ਨਾਲ (ਯੁੱਧ _ਕਰਦੇ ਹਨ), ਉਨ੍ਹਾਂ 


ਅਪੌਂਛਰਾਵਾਂ _ਵਰ _ ਲੈਂਦੀਆਂ _ਹਨ।੧੫੪੫। 


ਮਨ _ਵਿਚ ਕ੍ਰੋਧ ਨੂੰ ਵਧਾ ਕੇ ਰਾਜੇ ਨੇ ਬਹੁਤ ਤਕੜਾ _ਯੁੱਧ _ਕੀਤਾ। _ਸਾਰਿਆਂ 
ਦੇਵਤਿਆਂ ਉਤੇ (ਜੋ) ਮਾੜੇ ਦਿਨ ਆ ਬਣੇ ਹਨ, ਉਨ੍ਹਾਂ ਬਾਰੇ ਕਵੀ _ਕਹਿ ਕੇ ਸੁਣਾਉਂਦਾ 
ਹੰ।੧੫੪੬। 
ਹਾਵੀਯ” 

(ਰਾਜੇ ਨੇ) ਗਿਆਰਾਂ ਰੁਦਰਾਂ ਨੂੰ ਬਾਈ ਬਾਣ ਅਤੇ ਬਾਰ੍ਹਾਂ _ਸੂਰਜਾਂ ਨੂੰ ਚੌਵੀ 
ਮਾਰੇ ਹਨ ਅਤੇ ਇੰਦਰ ਨੂੰ ਇਕ ਹਜ਼ਾਰ, ਛੇ ਮੂੰਹਾਂ ਵਾਲੇ (ਸੁਆਮੀ ਕਾਰਤਿਕੇ) ਨੂੰ 
ਕ੍ਰਿਸ਼ਨ ਨੂੰ ਪੰਝੀ ਬਾਣ ਕ੍ਰੋਧ ਕਰ ਕੇ ਮਾਰੇ ਹਨ। ਚੰਦਰਮਾ ਨੂੰ ਸੱਠ, ਗਣੇਸ਼ ਨੂੰ _ਸੌਤਰ, 


ਘ 


ਨਹੀਂ _ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਯੁਗਾਂ ਦੇ ਅੰਤ ਸਮੇਂ “ਕਲਿ ਕਾਲ” ਪੁਗਟ ਹੋ 


ਗਿਆ ਹੋਵੇ, _ਇਹੀ ਉਨਹਾਂ ਨੇ ਵਿਹਾਰਿਆ ਹੈ।੧੫੪੮। 
ਚੱਪਲਾਂ 

(ਸਭ ਨੇ) ਡਰ ਵਧਾ ਕੇ ਰਣ-ਭੂਮੀ ਨੂੰ ਛਡ ਦਿੱਤਾ ਹੈ। ਕਿਸੇ ਨੇ ਵੀ ਨਾਲ 
ਯੁੱਧ ਨਹੀਂ ਮਚਾਇਆ ਹੈ। ਸਭ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰਿਆ ਹੈ ਕਿ ਇਹ ਕਿਸੇ 
ਦੇ ਮਾਰਿਆਂ ਨਹੀ ਮਰੇਗਾ।੧੫੪੯। 

ਜਦ ਸਾਰੀ ਸੈਨਾ ਰਾਜੇ ਨੇ ਮਾਰ ਦਿੱਤੀ ਤਦ ਬ੍ਰਹਮਾ ਨੇ ਕ੍ਰਿਸ਼ਨ ਦੇ ਨੇੜੇ ਹੋ ਕੇ 
ਕਿਹਾ--ਜਦ ਤਕ ਇਸ (ਖੜਗ _ ਸਿੰਘ) ਦੇ ਹੱਥ ਵਿਚ _'ਤੇਤਾ” (ਅਰਥਾਤ ਰਖਿਆ _ਲਈ 
ਮੰਦਰਿਆ ਹੋਇਆ ਤਾਵੀਜ਼) ਹੈ, ਤਦ _ਤਕ _ਵਜੂ-ਧਰ (ਇੰਦਰ) ਅਤੇ ਤ੍ਰਿਸ਼ੂਲਧਾਰੀ (ਸ਼ਿਵ) 
ਕੌਣ ਹਨ? _ (ਅਰਥਾਤ _ਕੁਝ _ਵੀ ਨਹੀਂ _ਹਨ)।੧੫੫0। 

ਇਸ ਲਈ ਹੁਣ ਇਹੋ ਕੰਮ ਕਰੋਂ ਕਿ ਭਿਖਾਰੀ ਬਣ ਕੇ (ਉਸ ਕੋਲੋਂ) ਇਹ 
(ਤਾਵੀਜ਼) ਮੰਗ ਲਵੋ। ਇਸ ਨੇ ਜੋ ਮੁਕਟ ਰਾਮ ਤੋਂ ਪ੍ਰਾਪਤ ਕੀਤਾ ਹੈ, ਉਹ ਇੰਦਰ ਆਦਿਕ 
ਦੇ ਹੱਥ _ਵੀ ਨਹੀਂ _ ਲਗਾ।੧੫੫੧। 

ਜਦੋਂ ਉਸ ਦੇ ਹੱਥ ਵਿਚੋਂ 'ਤੇਤਾ” ਲੈ _ਲਵੋਗੇ, ਤਾਂ ਉਸ ਦਾ ਛਿਣ ਵਿਚ ਬਧ ਕਰ 
ਸਕੋਗੇ। _ਜਿਸ ਕਿਸੇ _ਉਪਾ ਨਾਲ (ਉਸ ਦੇ) ਹੱਥੋਂ _('ਤੇਤਾ”) ਦੂਰ ਹੋਣਾ ਚਾਹੀਦਾ ਹੈ, ਤਾਂ 
ਹੀ ਸ਼ਾਇਦ ਰਾਜਾ ਮਰੇ ਤਾਂ ਮਰੇ।੧੫੫੨। 


੫0੪ 


ਸੀ _ਦਸਮ-ਗ੍ਰੰਥ _ਸਾਹਿਬ 


ਸੁਨਿ ਹਰਿ ਦਿਜ ਬੇਖ _ਬਨਾਯੋ। ਮਾਗਨ ਤਿਹ ਪੈ ਹਰਿ ਬਿਧਿ ਆਯੋ। 


ਯੋ 
ਤਬ ਇਹ ਸ੍ਯਾਮ ਬ੍ਹਮ ਲਖਿ ਲੀਨੋ। ਸਯਾਮ ਕਹੈ ਇਮ ਉਤਰ _ਦੀਨੋ। _੧੫੫੩। 


ਸ਼ੜਨੇਸ਼ ਕਾਲ 

ਨਵੀਲਾ 
ਬੇਖੁ ਕੀਓ ਹਰਿ ਬਾਮਨ ਕੋ ਬਲਿ ਬਾਵਨ ਜਿਉ ਛਲਬੇ ਕਹੁ _ਆਯੋ। 
ਰੇ ਚਤੁਰਾਨਨ ਤੂ ਬਸਿ ਕਾਨਨ ਕਾ ਕੇ ਕਹੇ ਤਪਿਸਾ ਤਜ ਧਾਯੋ। 
ਧੂਮ ਤੇ ਆਗ ਰਹੈ ਨ ਦੁਰੀ ਜਿਮ ਤਿਉ ਛਲ ਤੇ ਤੁਮ ਕੇ ਲਖਿ ਪਾਯੋ। 
ਮਾਗਹੁ ਜੋ_ਤੁਮਰੇ ਮਨ ਮੈ ਅਬ ਮਾਗਨਹਾਰੇ ਕੋ ਰੂਪ _ਬਨਾਯੋ। _੧੫੫੪। 


ਦੰਹਰ” 
ਜਬ ਇਹ ਬਿਧਿ ਸੋ ਨ੍ਰਿਪ ਕਹਿਯੋ ਕਹੀ ਬ੍ਰਹਮ ਜਸ_ਲੇਹੁ। 
ਜਗ _ਅਨਲ ਤੇ ਜੋ ਮੁਕਟਿ ਉਪਜਿਓ ਸੋ ਮੁਹਿ ਦੇਹੁ। ੧੫੫੫। 


ਜਬ _ਚਤੁਰਾਨਨਿ ਯੌ ਕਹੀ ਪੁਨਿ _ਬੋਲਿਓ ਜਦੁਬੀਰ। 
ਗਉਰਾ ਤੇਤਾ ਤੁਹਿ ਦਯੋ ਸੋ ਮੁਹਿ ਦੇ ਨ੍ਰਿਪ ਧੀਰ। ੧੫੫੬। 
ਚੱਪਣ? 


ਤਬ ਨ੍ਰਿਪ ਮਨ ਕੋ ਇਹ ਬਿਧਿ ਕਹੈ। ਰੇ ਜੀਅ ਜੀਯਤ ਨ ਚਹੁੰ ਜੁਗ ਰਹੈ। 
ਤਾ ਤੇ ਸੁ ਧਰਮ ਢੀਲ ਨਹਿ ਕੀਜੈ। ਜੋ ਹਰਿ ਮਾਗਤ ਸੋ ਇਹ ਦੀਜੈ। ੧੫੫੭। 


ਹਾਵੀੰਯ” 
ਕਿਉ ਤਨ ਕੀ ਮਨਿ ਸੰਕ ਕਰੈ ਥਿਰ ਤੋ ਜਗ ਮੈ ਅਬ ਤੂ ਨ ਰਹੈ ਹੈ। 
ਯਾ ਤੇ ਭਲੋ ਨ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈ। 
ਰੇ ਮਨ ਢੀਲ ਰਹਿਯੋਂ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੂਤੈ ਹੈ। 
ਸੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ _ਭਿਛਕ ਹਾਥਿ ਨ _ਐ ਹੈ। ੧੫੫੮। 


ਮਾਗਤ ਜੋ ਬਿਧਿ ਸ੍ਯਾਮ ਅਜ਼ੇ ਮਨ ਸੋ ਤਜਿ ਸੰਕ ਨਿਸੰਕ ਹੁਇ ਦੀਜੈ। 
ਜਾਚਤ ਹੈ ਜਿਹ ਤੇ ਸਗਰੋ ਜਗ ਸੋ ਤੁਹਿ ਮਾਗਤ ਢੀਲ ਨ ਕੀਜੈ। 
ਅਉਰ ਬਿਚਾਰ ਕਰੋਂ ਨ ਕਛੂ ਅਬ ਯਾ ਮਹਿ ਤੋ ਨ ਰਤੀ ਸੁਖ ਛੀਜੈ। 
ਦਾਨਨ ਦੇਤ ਨ ਮਾਨ ਕਰੋਂ ਬਸੁ ਦੈ ਅਸੁ ਦੈ ਜਗ ਮੈ ਜਸੁ ਲੀਜੈ। ੧੫੫੯। 


ਕ੍ਰਿਸਨਾਵਤਾਰ ਪ0੫ 


ਇਹ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਬਣਾਇਆ ਅਤੇ ਸ੍ਰੀ ਕ੍ਰਿਸ਼ਨ ਅਤੇ 
ਬ੍ਰਹਮਾ ਉਸ ਕੋਲੋਂ _('ਤੇਤਾ`) ਮੰਗਣ ਲਈ ਆਏ। ਤਦ ਉਸ ਨੇ ਕ੍ਰਿਸ਼ਨ ਅਤੇ ਬੂਹਮਾ ਨੂੰ 
ਪਛਾਣ _ਲਿਆ। (ਕਵੀ) ਸ਼ਿਆਮ ਕਹਿੰਦੇ ਹਨ, (ਰਾਜੇ ਨੇ ਉਨ੍ਹਾਂ ਨੂੰ) ਇਸ ਤਰ੍ਹਾਂ ਦਾ ਉੱਤਰ 
ਦਿੱਤਾ।੧੫੫੩। 
ਖ਼ੜਗਾ /ਸ% ਨੰ /ਕੈਹਾ-- 
ਮਾਵੀਲ” 
ਹੇ ਕ੍ਰਿਸ਼ਨ! (ਤੂੰ) ਬ੍ਰਾਹਮਣ ਦਾ _ਭੇਸ _ਧਾਰਨ _ਕੀਤਾ ਹੈ ਜਿਵੇਂ ਬਲਿ (ਰਾਜੇ) ਨੂੰ 
ਛਲਣ ਲਈ (ਵਿਸ਼ਣੂ ਨੇ) ਬਾਵਨ (ਦਾ ਰੂਪ ਧਾਰਿਆ ਸੀ)। ਹੇ ਚਾਰ ਮੂੰਹਾਂ ਵਾਲੇ (ਬ੍ਰਹਮਾ!) 
ਤੂੰ ਬਨ ਵਿਚ ਨਿਵਾਸ ਕਰ, ਕਿਸ ਦੇ ਕਹੇ ਤੇ ਤਪਸਿਆ ਛਡ ਕੇ (ਇਥੇ ਕਿਉਂ) ਭਜਿਆ 
ਆਇਆ ਹੈਂ। ਜਿਵੇਂ ਧੂੰਏਂ ਕਰ ਕੇ ਔਗ ਲੁਕੀ ਨਹੀਂ ਰਹਿੰਦੀ ਤਿਵੇਂ (ਤੁਹਾਡੇ) ਛਲ _ਕੀਤੇ 
ਤੋਂ (ਮੈਂ) ਤੁਹਾਨੂੰ _ਪਛਾਣ _ਲਿਆ _ਹੈ। (ਕਿਉਂਕਿ) ਤੁਸੀਂ ਮੰਗਣ ਵਾਲਿਆਂ ਦਾ ਰੂਪ 
ਬਣਾਇਆ ਹੈ, ਇਸ _ਲਈ _ਹੁਣ ਮੌਗ ਲਵੋ, ਜੋ ਤੁਹਾਡੇ ਮਨ _ਵਿਚ _ਹੈ।੧੫੫੪। 
ਦੰਹਰ” 
ਜਦੋਂ ਇਸ ਤਰ੍ਹਾਂ ਰਾਜੇ ਨੇ ਕਿਹਾ, (ਤਾਂ) ਬ੍ਰਹਮਾ ਨੇ _ਕਿਹਾ--(ਹੇ ਰਾਜਨ! ਦਾਨ ਕਰ 
ਜਗਤ ਵਿਚ) ਯਸ਼ _ਖਟੋਂ। _ਯੌਂਗ _ਦੀ _ਅਗਨੀ ਤੋਂ ਜੋ _ਮੁਕੁਟ ਉਪਜਿਆ ਸੀ, ਉਹ ਮੈਨੂੰ 
ਦਿਓ।੧੫੫੫। 
ਜਦ ਬ੍ਰਹਮਾ ਨੇ ਇਸ ਤਰ੍ਹਾਂ ਕਿਹਾ, ਫਿਰ ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਪਾਰਬਤੀ ਨੇ 
ਜੋ _'ਤੇਤਾ” ਤੈਨੂੰ ਦਿੱਤਾ _ਸੀ, _ਉਹ _ਹੇ _ਧੀਰਜਵਾਨ ਰਾਜੇ! _ ਮੈਨੂੰ ਦੇ _ਦਿਓ।੧੫੫੬। 
ਚੱਪਣ/ 
ਤਦ ਰਾਜਾ (ਖੜਗ ਸਿੰਘ) ਨੇ ਮਨ ਵਿਚ ਇਸ ਤਰ੍ਹਾਂ ਵਿਚਾਰ _ਕੀਤਾ। _ਹੇ ਮਨ! 
(ਤੂੰ) ਚਾਰ _ਯੁਗਾਂ ਤਕ _ਜੀਉਂਦਾ _ਤਾਂ ਨਹੀਂ _ਰਹਿਣਾ। ਇਸ _ਲਈ _ਉਤਮ _ਧਰਮ _(ਕਰਮ) 
ਕਰਨ _ਵਿਚ _ਢਿਲ ਨਹੀਂ ਕਰਨੀ ਚਾਹੀਦੀ ਅਤੇ ਜੋ ਸ੍ਰੀ ਕ੍ਰਿਸ਼ਨ ਮੰਗਦਾ ਹੈ, ਉਹ _ਇਸ 
ਨੂੰ ਦੇ ਦੇਣਾ ਚਾਹੀਦਾ _ਹੈ।੧੫੫੭। 
ਮਾਵੀਲ” 
ਹੇ ਮਨ! ਸ਼ਰੀਰ ਦੀ ਕਿਉਂ 
ਨਹੀਂ ਰਹਿਣਾ ਹੈਂ! ਇਸ ਲਈ ਇਸ ਤੋਂ ਹੋਰ ਕੁਝ 
ਨਾਲ) _ਰਣ-ਭੂਮੀ _ਵਿਚ ਯਸ਼ _ਲਵੇਂਗਾ _ਅਤੇ 
ਵਿਚ) ਜਾਵੇਂਗਾ। ਹੇ ਮਨ! ਢਿੱਲ ਕਿਸ ਲਈ 
ਜਾਣ _ਨਾਲ _(ਫਿਰ) _ਪਛਤਾਉਂਦਾ _ਰਹੇਂਗਾ। (ਤਾਂ ਤੇ) ਗ਼ਮ ਨਿਸੰਗ 
ਹੋ ਕੇ (ਦਾਨ) ਦੇ ਦਿਓ (ਕਿਉਂਕਿ) ਭਗਵਾਨ _ਵਰਗਾ _ ਭਿਖਾਰੀ _(ਫਿਰ) ਹੱਥ _ ਨਹੀਂ 
ਆਉਣਾ।੧੫੫੮। 
ਨਿਸੰਗ 
ਹੈ, 


ਹੇ ਮਨ! ਜੋ ਬ੍ਰਹਮਾ ਅਤੇ ਕ੍ਰਿਸ਼ਨ ਮੰਗਦਾ ਹੈ, ਉਹ ਸਕੇ ਨੂੰ ਛਡ ਕੇ ਅਤੇ 
ਹੋ ਕੇ ਦੇ ਦਿਓ। ਜਿਸ ਤੋਂ ਸਾਰਾ ਜਗਤ ਮੰਗਦਾ ਹੈ, _ਉਹ ਤੇਰੇ ਪਾਸੋਂ ਮੰਗ _ਰਿਹਾ 
(ਇਸ ਵਾਸਤੇ ਉਸ ਨੂੰ ਦਾਨ ਦੇਣੋਂ) ਢਿਲ ਨ ਕਰੋ। ਹੁਣ ਹੋਰ ਕੋਈ ਵਿਚਾਰ ਨ ਕਰੋ 
(ਕਿਉਂਕਿ) ਇਸ ਵਿਚ ਰਤਾ ਜਿੰਨਾ _ਵੀ _ਹਰਜ ਨਹੀਂ _ਹੈ। ਦਾਨ ਦਿੰਦਿਆਂ ਅਭਿਮਾਨ ਨ 
ਕਰੋ ਅਤੇ _ਧਰਤੀ ਤੇ _ਧਨ _('ਅਸੁ”) ਪ੍ਰਦਾਨ ਕਰ _ਕੇ ਜਗਤ _ਵਿਚ _ਯਸ਼ _ਲਵੋ।੧੫੫੯। 


੫0੬ 


ਸੀ _ਦਸਮ-ਗ੍ਰੰਥ _ਸਾਹਿਬ 


ਬਾਮਨ ਬੇਖ ਕੈ ਸਯਾਮ ਜੁ ਚਾਹਤ ਸ੍ਰੀ ਹਰਿ ਕੋ ਤਿਹ ਭੂਪਤਿ ਦੀਨੋ। 

ਜੋ ਚਤੁਰਾਨਨ ਕੇ ਚਿਤ ਮੈ ਕਬਿ ਰਾਮ ਕਹੈ ਸੁ ਵਹੈ ਨ੍ਰਿਪ ਕੀਨੋ। 

ਜੋ ਵਹ ਮਾਗਤਿ ਸੋਊ ਦਯੋ ਤਬ ਦੇਤ ਸਮੈ ਰਸ ਮੈ ਮਨ ਭੀਨੋ। 

ਦਾਨ ਕ੍ਰਿਪਾਨ ਦੁਹੁੰ ਬਿਧਿ ਹੈ ਤਿਹੁ ਲੋਕਨ ਮੈ ਅਤਿ ਹੀ ਜਸੁ _ਲੀਨੋ। ੧੫੬0। 


ਬ੍ਰਹਮ ਕਰੀਟ ਤਵੀਤ ਲਯੋ ਹਰਿ ਗਾਜਿ ਉਠੇ ਤਬ ਹੀ ਸਬ ਸੂਰੇ। 
ਧਾਇ ਪਰੇ ਨ੍ਰਿਪ ਪੈ ਮਿਲਿ ਕੈ ਚਿਤਿ ਮੈ ਚਪਿ ਰੋਸਿ ਕੈ ਮਾਰਿ ਮਰੂਰੈ। 
ਭੂਪਿ ਹਨੇ ਬਰ ਬੀਰ ਘਨੇ ਸੁ ਪਰੇ ਧਰਿ ਊਪਰਿ ਲਾਗਤਿ ਰੂਰੇ। 

ਛਾਰ ਲਗਾਇ ਕੈ ਅੰਗ ਮਲੰਗ ਰਹੇ ਮਨੋ ਸੋਇ ਕੈ ਖਾਇ ਧਤੂਰੇ। ੧੫੬੧। 


ਹੇਰਿ ਸਬੈ ਮਿਲਿ ਘੇਰਿ ਲਯੋ ਸੁ ਭਯੋ ਮਨ ਭੂਪਤਿ ਕੋਪ ਮਈ ਹੈ। 

ਰਾਮ ਅਯੋਧਨ ਮੈ ਫਿਰ ਕੈ ਕਰਰੀ ਕਰ ਬੀਚ ਕਮਾਨ ਲਈ ਹੈ। 

ਸੂਰਜ ਕੀ ਸਸਿ ਕੀ ਜਮ ਕੀ ਹਰਿ ਕੀ ਬਹੁ ਸੈਨ ਗਿਰਾਇ ਦਈ ਹੈ। 

ਮਾਨਹੁ _ਫਾਗੁਨ ਮਾਸ ਕੇ ਭੀਤਰ ਪਉਨ ਬਹਿਓ ਪਤ ਝਾਰ ਭਈ ਹੈ। ੧੫੬੨। 


ਪਾਨਿ ਸੰਭਾਰਿ ਬਡੋ ਧਨੁ ਭੂਪਤਿ ਰੁਦੂ _ਲਿਲਾਟ ਮੈ ਬਾਨੁ _ਲਗਾਯੋ। 
ਏਕ ਕੁਬੇਰ ਕੇ _ਮਾਰਿਓ ਰਿਦੈ ਸਰ _ਲਾਗਤਿ ਡਾਰਿ ਹਥਿਆਰ ਪਰਾਯੋ। 
ਦੇਖਿ ਜਲਾਧਿਪ ਤਾਹਿ ਦਸਾ ਰਨ ਛਾਡਿ ਭਜਿਯੋ ਮਨ ਮੈ ਡਰ ਪਾਯੋ। 
ਧਾਇ ਪਰਿਯੋ ਰਿਸ ਕੈ ਜਮੁ ਯਾ ਪਰ ਸੋ ਨ੍ਰਿਪ ਬਾਨ ਸੋ ਭੂਮਿ ਗਿਰਾਯੋ। ੧੫੬੩। 


ਯੌ _ਜਮਰਾਜ ਗਿਰਾਇ ਦਯੋ ਤਬ ਹੀ ਰਿਸ ਕੈ ਹਰਿ ਕੋ ਦਲ ਧਾਯੋ। 
ਆਏ ਹੈ ਕੋਪ ਭਰੈ ਪਟ ਦੁਇ ਬਿਬਿਧਾਯੂਧ ਲੈ ਤਿਨ ਜੁਧੁ ਮਚਾਯੋ। 
ਸਿੰਘ ਹੁਤੋ ਬਲਵੰਡ ਸੋ_ਜਾਦਵ ਸੋ_ਰਿਸ ਸੋ ਨ੍ਰਿਪ ਮਾਰਿ ਗਿਰਾਯੋ। 
ਬਾਹੁ ਬਲੀ ਬ਼ਰਮਾਕ੍ਰਿਤ ਬੰਧੁ ਸੋਊ ਰਨ ਤੇ ਜਮ ਲੋਕਿ ਪਠਾਯੋ। _੧੫੬੪। 


ਅਉਰ ਮਹਾ ਬਲੀ ਸਿੰਘ ਹੁਤੋ ਸੰਗ ਤੇ ਜਸ ਸਿੰਘ ਕੋ ਮਾਰਿ ਲਯੋ। 
ਪੁਨਿ ਬੀਰ ਮਹਾ ਜਸ ਸਿੰਘ ਹੁਤੋਂ ਰਿਸ ਕੈ ਇਹ ਸਾਮੁਹੇ ਆਇ ਗਯੋ। 
ਸੋਊ ਖਗ ਸੰਭਾਰ ਕੈ ਕੋਪ ਭਰੇ ਤਿਹ ਕੌ ਨ੍ਰਿਪ ਨੈ ਲਲਕਾਰ ਲਯੋ। 
ਕੀਯੋ ਏਕ ਹੀ ਬਾਰ ਪ੍ਰਹਾਰ ਕ੍ਰਿਪਾਨ ਕੋ ਅੰਤ ਕੇ _ਧਾਮਿ ਪਠਾਇ ਦਯੋ। ੧੫੬੫। 


ਚੱਪਣਾ 
ਉਤਮ ਸਿੰਘ ਪ੍ਰਲੈ ਸਿੰਘ ਧਾਏ। ਪਰਮ ਸਿੰਘ ਅਸਿ ਲੈ ਕਰਿ ਆਏ। 
ਅਤਿ ਪਵਿਤ੍ਰ ਸਿੰਘ ਸ੍ਰੀ ਸਿੰਘ ਗਏ। ਪਾਚੋ ਭੂਪ ਮਾਰਿ ਤਿਹ ਲਏ। ੧੫੬੬। 


ਹੈ 
੮ 
੮੭ 


ਕ੍ਰਿਸਨਾਵਤਾਰ 


#8 ਪੰ ਭੂ 


ਰੈ 
ਰੂ, 
ਰਿ । ਰੰ 
੨ 8 
ਮੂੰ ਗੇ 


ਰਤ 
ਪਤ 


ਉਤੇ ਸੁਆਹ _ਮਲ ਕੇ ਅਤੇ _ਧਤੂਰੇ _ਖਾ ਕੇ ਸੁਤੇ _ਪਏ _ਹੋਣ।੧੫੬੧। 


! 
$ 
ਨ 
3 
ਹਾ 
ਨੈ 
ਰੂ 
0 
ਰਿ ੍ 
॥ ਟੇ ਤੁ 
੨. 
ਨੰ... 
ਰੈ 
6 
ਗੰ 


] 
ਫ਼ 
੨੧ 
ਪੁ 
ਭੁ 


ਹੈ। (ਦੂਜਾ) _ਬਰਮਾਕ੍ਰਿਤ ਦਾ ਭਰਾ 
ਭੇਜ ਦਿੱਤਾ _ਹੈ।੧੫੬੪। 

ਸਿੰਘ ਵੀ ਸਨ, ਜਿੰਨ੍ਹਾਂ ਨੂੰ (ਰਾਜੇ 
ਕੋਧਵਾਨ ਹੋ ਕੇ ਸਾਹਮਣੇ 
ਕਰ ਕੇ ਲਲਕਾਰਾ ਮਾਰ 
ਉਸ ਨੂੰ ਯਮ ਲੋਕ ਭੇਜ 


ਹੀ - 

ਹੂ 

! 348੩3 
ਹੂ”ਡੇ੩ ਭੂ ਗਰ 
ਸਿ 


ਜੋ 
ਕ੍ਰੋਧ 
ਕੇ 


9. 


੫0੮ ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਫਤੇ ਸਿੰਘ ਅਰੁ ਫਉਜ ਸਿੰਘ ਚਿਤਿ ਅਤਿ ਕੋਪ _ਬਢਾਇ। 
ਏ ਦੋਊ ਭਟ ਆਵਤ ਹੁਤੇ ਭੂਪਤਿ _ਹਨੇ _ਬਜਾਇ। _੧੫੬੭। 
੭%/ੜਲ 
ਭੀਮ ਸਿੰਘ ਭੁਜ ਸਿੰਘ ਸੁ ਕੋਪ ਬਢਾਇਓ। ਮਹਾ ਸਿੰਘ ਸਿੰਘ ਮਾਨ ਮਦਨ ਸਿੰਘ ਧਾਇਓ। 
ਅਉਰ ਮਹਾ ਭਟ ਧਾਏ ਸਸਤ੍ਰ ਸੰਭਾਰ ਕੈ। ਹੋਤੇ ਛਿਨ ਮੈ ਤਿਹ ਭੂਪਤਿ ਦਏ ਸੰਘਾਰ ਕੈ। ੧੫੬੮। 


ਨੱਰਠਾ 
ਬਿਕਟਿ ਸਿੰਘ ਜਿਹ ਨਾਮ _ਬਿਕਟਿ ਬੀਰ ਜਦੁਬੀਰ ਕੋ। 
ਅਪੁਨੇ ਪਰ੍ਭ ਕੇ ਕਾਮ ਧਾਇ ਪਰਿਯੋ ਅਰਿ ਬਧ _ਨਿਮਿਤ। ੧੫੬੯। 


ਦੰਹਰ” 
ਬਿਕਟ ਸਿੰਘ ਆਵਤ _ਲਖਿਯੋ _ਖੜਗ ਸਿੰਘ ਧਨੁ _ਤਾਨਿ। 
ਮਾਰਿਓ ਸਰ ਉਰਿ ਸਤਰ ਕੇ ਲਾਗਤ _ਤਜੇ _ਪਰਾਨ। _੧੫੭0। 


ਡਰਨਾ 
ਰੁਦੂ ਸਿੰਘ ਇਕ ਬੀਰ _ਠਾਢ ਹੁਤੋ ਜਦੁਬੀਰ ਢਿਗ। 
ਮਹਾ ਰਥੀ ਰਣ ਧੀਰ ਰਿਸ ਕਰਿ ਨ੍ਰਿਪ ਸਉਹੈ ਭਯੋ। ੧੫੭੧। 
ਚੱਪਣਾ 
ਖੜਗ ਸਿੰਘ ਤਬ _ਧਨੁਖ ਸੰਭਾਰਿਯੋ। ਰੁਦੂ _ਸਿੰਘ ਜਬ _ਨੈਨ ਨਿਹਾਰਿਯੋ। 


੮ 


ਛਾਡਿ ਬਾਨ ਭੂਜ ਬਲ ਸੋ ਦਯੋ। ਆਵਤ ਸਤਰ ਮਾਰ ਤਿਹ ਲਯੋ। _੧੫੭੨। 


ਸ਼ਵੰਯਾ 
ਹਿੰਮਤ ਸਿੰਘ ਮਹਾਰਿਸ ਸਿਉਂ ਇਹ ਭੂਪਤਿ ਧੈ ਤਰਵਾਰ ਚਲਾਈ। 
ਹਾਥ ਸੰਭਾਲ ਕੈ ਲਈ ਤਬ ਹੀ ਸੋਊ ਆਵਤ ਹੀ ਸੁ ਬਚਾਈ। 
ਫੂਲਹੁ ਪੈ _ਕਰਵਾਰ ਲਗੀ _ਚਿਨਗਾਰਿ _ਜਗੀ ਉਪਮਾ ਕਬਿ _ਗਾਈ। 
ਬਾਸਵ ਪੈ ਸਿਵ ਕੋਪ ਕੀਓ ਮਾਨੋ ਤੀਸਰੇ ਨੈਨ ਕੀ ਜ੍ਰਾਲ ਦਿਖਾਈ। _੧੫੭੩। 


ਪੁਨਿ ਹਿੰਮਤ ਸਿੰਘ ਮਹਾਬਲੁ ਕੈ ਇਹ ਭੂਪ ਕੇ ਊਪਰਿ ਘਾਉ ਕੀਓ। 
ਕਰਿ ਵਾਰ ਫਿਰਿਓ ਅਪੁਨੇ ਦਲੁ ਕੋ ਨ੍ਰਿਪ ਤਉ ਲਲਕਾਰਿ _ਹਕਾਰ _ਲੀਓ। 


ਕ੍ਰਿਸਨਾਵਤਾਰ ੫0੯ 


ਦੰਹਰਾ 
ਫਤੇ ਸਿੰਘ ਅਤੇ ਫੌਜ ਸਿੰਘ, ਇਹ ਦੋਵੇਂ ਸੂਰਮੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ 
ਆ ਰਹੇ ਸਨ, ਰਾਜੇ ਨੇ (ਉਨ੍ਹਾਂ `ਨੂੰ _ਧੌਂਸਾ) ਵਜਾ ਕੇ _ਮਾਰ ਸੁਟਿਆ ਹੈ।੧੫੬੭। 


੭%7ਤੜਲ 

ਭੀਮ ਸਿੰਘ ਅਤੇ ਭੁਜ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੈ ਅਤੇ ਮਹਾ ਸਿੰਘ, ਮਾਨ 
ਸਿੰਘ ਤੇ ਮਦਨ ਸਿੰਘ ਵੀ ਧਾਵਾ ਕਰ ਕੇ ਆ ਪਏ ਹਨ। ਹੋਰ ਵੀ (ਬਹੁਤ ਸਾਰੇ) ਮਹਾਨ 
ਸੂਰਮੇ ਸ਼ਸਤ੍ਰ ਧਾਰਨ ਕਰ ਕੇ ਆ ਪਏ ਹਨ। ਪਰ ਉਸੇ ਛਿਣ ਰਾਜੇ ਨੇ ਉਨ੍ਹਾਂ ਦਾ ਸੰਘਾਰ 
ਕਰ ਦਿੱਤਾ ਹੈ।੧੫੬੮। 
ਨੱਰਠਾ 

ਜਿਸ ਦਾ ਨਾਂ ਬਿਕਟ ਸਿੰਘ ਹੈ ਅਤੇ ਜੋ ਕ੍ਰਿਸ਼ਨ ਦਾ _ਕਠੋਰ ਸੂਰਮਾ ਹੈ, (ਉਹ) 
ਆਪਣੇ ਸੁਆਮੀ ਦੇ ਕੰਮ ਵਾਸਤੇ ਵੈਰੀ ਨੂੰ ਮਾਰਨ _ਲਈ _ ਹਮਲਾਵਰ _ਹੋ__ਗਿਆ 
ਹੰ।੧੫੬੯। 
ਦੰਹਰਾ 

ਬਿਕਟ ਸਿੰਘ ਨੂੰ ਆਉਂਦਿਆਂ ਵੇਖ ਕੇ ਖੜਗ ਸਿੰਘ ਨੇ _ਧਨੁਸ਼ ਕਸ ਲਈ ਹੈ ਅਤੇ 

ਹੈ (ਜਿਸ ਦੇ) ਲਗਦਿਆਂ ਹੀ (ਉਸ ਨੇ) ਪ੍ਰਾਣ 

ਤਿਆਗ ਦਿੱਤੇ ਹਨ।੧੫੭0। 
ਨੱਰਠਾ 

ਰੁਦੂ ਸਿੰਘ ਨਾਂ ਦਾ ਇਕ ਸੂਰਮਾ ਸ੍ਰੀ ਕ੍ਰਿਸ਼ਨ ਕੋਲ ਖੜੋਤਾ ਸੀ। (ਉਹ) ਮਹਾ _ਰਥੀ 
ਅਤੇ _ਰਣਧੀਰ _ਕ੍ਰੋਧਿਤ ਹੋਕੇ ਰਾਜਾ _(ਖੜਗ _ ਸਿੰਘ) ਦੇ ਸਾਹਮਣੇ _ਹੋਇਆ।੧੫੭੧। 
ਚੱਪਣ? 

ਖੜਗ _ਸਿੰਘ ਨੇ _ਤਦ _ਧਨੁਸ਼ ਧਾਰਨ ਕਰ ਲਿਆ ਜਦ (ਉਸ ਨੇ) ਰੁਦੂ ਸਿੰਘ ਨੂੰ 
ਅੱਖਾਂ ਨਾਲ _ਵੇਖਿਆ। _ ਅਜਿਹੇ _ਭੁਜ _ਬਲ _ਨਾਲ _ਬਾਣ _ਛਡ _ ਦਿੱਤਾ _ਅਤੇ ਆਉਂਦੇ ਹੋਏ 
ਦੁਸ਼ਮਨ ਨੂੰ (ਰਸਤੇ ਵਿਚ _ਹੀ) ਮਾਰ _ਮੁਕਾਇਆ।੧੫੭੨। 


ਮਾਵੀਯ” 

ਹਿੰਮਤ ਸਿੰਘ ਨੇ ਬਹੁਤ ਕ੍ਰੋਧ ਕੀਤਾ ਅਤੇ ਉਸ _ਨੇ ਇਸ ਰਾਜੇ (ਖੜਗ ਸਿੰਘ) 
ਉਤੇ ਤਲਵਾਰ _ਚਲਾਈ। _ਤਦ _ਹੀ (ਰਾਜੇ ਨੇ ਆਪਣੇ ਆਪ ਨੂੰ) ਸੰਭਾਲ ਕੇ _ਹੱਥ _ਵਿਚ 
ਢਾਲ _ਲੈ _ਲਈ ਅਤੇ ਆਉਂਦੀ _ਹੋਈ (ਤਲਵਾਰ _ਦਾ _ਵਾਰ) ਬਚਾ _ਲਿਆ। (ਢਾਲ ਦੇ) 
ਫੁਲਾਂ _ਉਤੇ ਤਲਵਾਰ _ਲਗੀ (ਅਤੇ _ਉਸ _ਵਿਚੋਂ) _ਚਿਣਗਾਂ ਨਿਕਲੀਆਂ (ਜਿਸ _ਦੀ) ਉਪਮਾ 
ਕਵੀ ਨੇ ਇਸ ਤਰ੍ਹਾਂ ਗਾਈ ਹੈ। ਮਾਨੋ ਇੰਦਰ ਉਤੇ ਸ਼ਿਵ ਨੇ ਕ੍ਰੋਧ ਕੀਤਾ ਹੈ ਅਤੇ ਤੀਜੇ 
ਨੈਣ ਵਿਚੋਂ (ਕਰੋਧ _ਦੀ) ਅਗਨੀ _ਕਢ _ਕੇ _ਵਿਖਾਈ _ਹੈ।੧੫੭੩। 

ਫਿਰ ਹਿੰਮਤ ਸਿੰਘ ਨੇ ਬਹੁਤ ਬਲ _ਨਾਲ ਇਸ ਰਾਜੇ ਉਪਰ _ਘਾਉ ਲਗਾਇਆ। 
ਵਾਰ ਕਰ ਕੇ (ਜਦ ਉਹ) ਆਪਣੇ ਦਲ ਵਲ ਮੁੜਿਆ ਤਾਂ ਰਾਜੇ ਨੇ _ਲਲਕਾਰਾ _ਮਾਰ 
ਕੇ ਬੁਲਾ ਲਿਆ। (ਰਾਜੇ ਨੇ) ਉਸ ਦੇ ਸਿਰ ਵਿਚ ਕ੍ਰਿਪਾਨ ਦੀ ਸਟ ਮਾਰ ਦਿੱਤੀ। (ਉਹ) 


੫੧0 


ਸੀ _ਦਸਮ-ਗ੍ਰੰਥ _ਸਾਹਿਬ 


ਸਿਰ ਮਾਝ ਕ੍ਰਿਪਾਨ ਕੀ ਤਾਨ ਦਈ ਬਿਬਿ ਖੰਡ ਹੁਇ ਭੂਮਿ ਗਿਰਿਓ ਨ ਜੀਓ। 
ਸਿਰਿ ਤੇਗ ਬਹੀ ਚਪਲਾ ਸੀ ਮਨੋ ਅਧ ਬੀਚ _ਤੇ ਭੂਧਰ ਚੀਰਿ ਦੀਓ। ੧੫੭੪। 


ਹਿੰਮਤ ਸਿੰਘ ਹਨਿਓ ਜਬ ਹੀ ਤਬ ਹੀ ਸਬ ਹੀ ਭਟ ਕੋਪ ਭਰੇ। 

ਮਹਾ ਰੁਦ੍ਰ ਤੇ ਆਦਿਕ ਬੀਰ ਜਿਤੇ ਇਹ ਪੈ ਇਕ ਬਾਰ ਹੀ ਟੂਟਿ ਪਰੇ। 

ਧਨੁ _ਬਾਨ ਕ੍ਰਿਪਾਨ ਗਦਾ _ਬਰਛੀਨ ਕੇ ਸ੍ਯਾਮ ਭਨੈ ਬਹੁ _ਵਾਰ ਕਰੇ। 

ਨ੍ਹਿਪ ਘਾਇ ਬਚਾਇ ਸਭੈ ਤਿਨ ਕੇ ਇਹ ਪਉਰਖ ਦੇਖ ਕੈ ਸਤ੍ਹ ਡਰੇ। ੧੫੭੫। 


ਰੁਦੂ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲ ਕੈ ਨ੍ਰਿਪ ਊਪਰਿ ਧਾਏ। 
ਤੇ ਸਬ ਆਵਤ ਦੇਖਿ ਬਲੀ ਧਨੁ _ਤਾਨਿ _ਹਕਾਰ ਕੈ ਬਾਨ ਲਗਾਏ। 
ਏਕ ਗਿਰੇ ਤਹ ਘਾਇਲ ਹੁਇ ਇਕ ਤ੍ਰਾਸ ਭਰੇ ਤਜਿ ਜੁਧੁ ਪਰਾਏ। 
ਏਕ _ਲਰੈ ਨ ਡਰੈ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ _ਗਿਰਾਏ। _੧੫੭੬। 


ਸਿਵ ਕੇ ਦਸ ਸੈ ਗਨ ਜੀਤ ਲਏ ਰਿਸ ਸੋ ਪੁਨਿ ਲਛਕ ਜਛ_ਸੰਘਾਰੇ। 
ਰਾਛਸ ਤੇਈਸ ਲਾਖ _ਹਨੇ ਕਬਿ _ਸ੍ਯਾਮ ਭਨੈ ਜਮ ਧਾਮ ਸਿਧਾਰੇ। 
ਸੀ ਬ੍ਰਿਜਨਾਥ ਕੀਓ ਬਿਰਥੀ ਬਹੁ ਦਾਰੁਕ ਕੇ ਤਨਿ ਘਾਉ ਪੁਹਾਰੇ। 
ਦ੍ਰਾਦਸ ਸੂਰ _ਨਿਹਾਰਿ _ਨਿਸੇਸ _ਧਨੇਸ _ਜਲੇਸ _ਪਸ੍ਹੇਸ ਪਧਾਰੇ। _੧੫੭੭। 


ਬਹੁਰੋ ਅਯੂਤ ਗਜ _ਮਾਰਤ ਭਯੋ _ਪੁਨਿ ਤੀਸ ਹਜਾਰ ਰਥੀ ਰਿਸਿ ਘਾਯੋ। 
ਛਤੀਸ ਲਾਖ ਸੁ _ਪਤ੍ਯ _ਹਨੇ ਦਸ ਲਾਖ ਸ੍ਰਾਰਨ ਮਾਰਿ ਗਿਰਾਯੋ। 

ਭੂਪਤਿ _ਲਛ _ਹਨੇ _ਬਹੁਰੋ ਦਲ _ਜਛ ਪ੍ਰਤਛਹਿ _ਮਾਰਿ ਭਜਾਯੋ। 

ਦ੍ਰਾਦਸ ਸੂਰਨ ਗਿਆਰਹ ਰੁਦਨ ਕੇ ਦਲ ਕਉ _ਹਨਿ ਕੈ ਪੁਨਿ ਧਾਯੋ। ੧੫੭੮। 


ਸਾਠ ਹਜਾਰ ਹਨੇ ਬਹੁਰੋ ਭਟ ਜਛ ਸੁ ਲਛ ਕਈ ਤਿਹ ਘਾਏ। 
ਜਾਦਵ ਲਛ ਕੀਏ _ਬਿਰਥੀ ਬਹੁ _ਜਛਨ ਕੇ ਤਨ ਲਛ _ਬਨਾਏ। 
ਪੈਦਲ ਲਾਖ ਪਚਾਸ _ਹਨੇ ਪੁਰਜੇ ਪੁਰਜੇ ਕਰਿ _ਭੂਮਿ _ਗਿਰਾਏ। 
ਅਉਰ _ਹਨੇ ਬਲਵਾਨ ਕ੍ਰਿਪਾਨ ਲੈ ਜੋ ਇਹ ਭੂਪ ਕੇ ਊਪਰਿ ਆਏ। ੧੫੭੯। 


ਤਾਉ ਦੇ ਮੂਛਿ ਦੁਹੂੰ ਕਰ ਭੂਪਤਿ ਸੈਨ ਨੈ ਜਾਇ ਨਿਸੰਕ ਪਰਿਯੋ। 

ਪੁਨਿ ਲਾਖ ਸੁਆਰ ਹਨੇ ਬਲਿ ਕੈ ਸਸਿ ਕੋ ਰਵਿ ਕੋ ਅਭਿਮਾਨ ਹਰਿਯੋ। 
ਜਮ ਕੋ ਸਰ ਏਕ ਤੇ ਡਾਰਿ ਦਯੋ ਛਿਤਿ ਸ੍ਯਾਮ ਭਨੈ ਨਹੀ ਨੈਕੁ ਡਰਿਯੋ। 
ਜੋਊ ਸੂਰ ਕਹਾਵਤ ਹੈ ਰਨ ਮੈ ਸਬਹੂੰ ਨ੍ਰਿਪ ਖੰਡ ਨਿਖੰਡ ਕਰਿਯੋ। ੧੫੮0। 


ਕ੍ਰਿਸਨਾਵਤਾਰ ੫੧੧ 


ਦੋ ਫਾੜ ਹੋ ਕੇ ਧਰਤੀ ਉਤੇ ਡਿਗ ਪਿਆ ਅਤੇ ਜੀਉਂਦਾ ਨ ਰਿਹਾ। (ਇੰਜ ਪੁਤੀਤ ਹੁੰਦਾ 
ਹੈ) ਮਾਨੋ ਬਿਜਲੀ ਵਾਂਗ _ਤਲਵਾਰ _ਚਲੀ ਹੋਵੇ ਅਤੇ _ਔੱਧ _ਵਿਚੋਂ ਪਰਬਤ _ਨੂੰ ਚੀਰ _ਦਿੱਤਾ 

ਹੋਂਵੇ।੧੫੭੪। 
ਹਿੰਮਤ ਸਿੰਘ ਜਦ ਮਾਰਿਆ ਗਿਆ ਤਦ (ਉਸ ਦੇ) ਸਾਰੇ ਯੋਧੇ ਕਰੋਧ _ਨਾਲ 
ਟੁਟ 


ਕੋ ਭਰ 
ਗਏ। _'ਮਹਾ _ਰੁਦੂ` ਆਦਿਕ ਜਿਤਨੇ _ਯੁੱਧਵੀਰ ਸਨ, _ਇਸ _ਉਤੇ ਇਕੋ _ਵਾਰ ਪਏ। 
(ਕਵੀ) ਸ਼ਿਆਮ ਕਹਿੰਦੇ ਹਨ (ਉਨ੍ਹਾਂ ਨੇ ਰਲ ਕੇ) ਧਨੁਸ਼-ਬਾਣ, ਕ੍ਰਿਪਾਨ, _ਗਦਾ ਅਤੇ _ਬਰਛੀ 
(ਆਦਿਕ _ਸ਼ਸਤ੍ਰਾਂ) ਦੇ ਬਹੁਤ _ਵਾਰ _ਕੀਤੇ _ਹਨ। ਰਾਜੇ _ਨੇ ਉਨ੍ਹਾਂ ਦੇ ਸਾਰੇ ਵਾਰ _ਬਚਾ _ਲਏ 


ਹਨ। (ਉਸ ਦੀ) ਇਸ ਬਹਾਦਰੀ ਨੂੰ ਵੇਖ _ਕੇ _ਵੈਰੀ (ਯਾਦਵ) _ਡਰ ਗਏ _ਹਨ।੧੫੭੫। 
ਰੁਦੁ ਆਦਿਕ ਜਿਤਨੇ ਗਣ ਅਤੇ ਦੇਵਤੇ ਸਨ, ਉਨ੍ਹਾਂ ਨੇ ਮਿਲ ਕੇ ਰਾਜੇ ਉਤੇ ਧਾਵਾ 


ੜ੍‌ ੨੦ 


ਦੇ 
ਬਲਵਾਨ ਲੜ ਰਹੇ ਹਨ ਅਤੇ ਡਰਦੇ ਨਹੀਂ 
ਸੁਟਿਆ ਹੈ।੧੫੭੬। 


(ਰਾਜੇ ਨੇ) ਸ਼ਿਵ ਦੇ ਦਸ ਹਜ਼ਾਰ ਗਣ 
ਹਨ 


ਕਰ __ ਦਿੱਤੇ _ਹਨ। ਬਾਰ੍ਹਾਂ ਸੂਰਜ, 


ਗਿਮਗ੍ਹਾਂ `ਰੁਦਾਂ ਦੇ ਦਲਾਂ ਨੂੰ ਮਾਰ ਕੇ ਫਿਰ ਵੀ (ਅਗੇ) ਵਧੀ ਜਾ ਚਿਹਾ_ਹੈ।੧੫੭੮। 
ਫਿਰ _ਸਠ ਹਜ਼ਾਰ ਹੋਰ ਯੋਧੇ ਮਾਰੇ ਹਨ ਅਤੇ ਕਈ ਲਖ _ਯਕਸ਼ ਵੀ ਨਸ਼ਟ ਕੀਤੇ 
ਹਨ। _ਲਖਾਂ_ਹੀ _ਯਾਦਵਾਂ ਨੂੰ ਰਥਾਂ ਤੋਂ ਰਹਿਤ ਕਰ _ਦਿੱਤਾ ਹੈ ਅਤੇ ਬਹੁਤ _ਸਾਰੇ _ਯਕਸ਼ਾਂ 
ਦੇ ਸ਼ਰੀਰਾਂ ਨੂੰ ਨਿਸ਼ਾਨਾ ਬਣਾਇਆ _ਹੈ। ਪੰਜਾਹ _ਲਖ _ਪੈਦਲ (ਸੈਨਿਕ) ਮਾਰੇ _ਹਨ ਅਤੇ 
ਕਰ _ਕੇ ਧਰਤੀ ਉਤੇ ਸੁਟ ਦਿੱਤੇ ਹਨ। (ਰਾਜੇ ਨੇ) ਹੋਰ ਵੀ ਸੂਰਵੀਰ ਜੋ 
ਦੇ ਉਪਰ ਚੜ੍ਹ _ਕੇ _ਆਏ ਸਨ, ਕ੍ਰਿਪਾਨ ਲੈ ਕੇ ਮਾਰ ਦਿੱਤੇ _ਹਨ।੧੫੭੯। 
ਨੂੰ ਤਾਉ ਦੇ ਕੇ ਰਾਜਾ (ਖੜਗ ਸਿੰਘ) ਨਿਸੰਗ ਹੋ ਕੇ ਸੈਨਾ ਉਤੇ ਜਾ 
ਹੈ। ਫਿਰ (ਰਾਜੇ ਨੇ ਇਕ) ਲਖ ਸੁਆਰ ਬਲ ਪੂਰਵਕ ਮਾਰ ਦਿੱਤੇ ਹਨ ਅਤੇ ਸੂਰਜ 
ਦਾ ਅਭਿਮਾਨ ਖਤਮ _ਕਰ _ਦਿੱਤਾ _ਹੈ। ਇਕ _ਬਾਣ ਨਾਲ _ਯਮ ਨੂੰ ਧਰਤੀ 


ਕਰ 3 ਕੂ 


ਡਿਗਾ ਦਿੱਤਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, (ਰਾਜਾ) ਕਿਸੇ ਤੋਂ ਜ਼ਰਾ ਜਿੰਨਾ ਵੀ 


੫੧੨ 


ਰਨ ਮੈ ਦਸ ਲਛ ਹਨੇ ਪੁਨਿ ਜਛ ਜਲਾਧਿਪ ਕੋ ਭਟ ਲਛਕੁ _ਮਾਰਿਓ। 

ਇੰਦੂ ਕੇ ਸੂਰ ਹਨੇ ਅਗਨੇ ਕਬਿ ਸਯਾਮ ਭਨੈ ਸੁ 

ਸਾਤਕਿ ਕਉ ਮੁਸਲੀਧਰ ਕਉ ਬਸੁਦੇਵਹਿ ਕਉ ਕਰਿ _ਮੂਰਛ _ਡਾਰਿਓ। 

ਭਾਜ ਗਯੋ ਜਮ ਅਉਰ _ਸਚੀਪਤਿ _ਕਾਹੂੰ ਨ _ਹਾਬਿ _ਹਥੀਯਾਰ ਸੰਭਾਰਿਓ। _੧੫੮੧। 


ਦੰਹਰਾ 

ਜਬ ਭੂਪਤਿ ਏਤੋਂ ਕੀਓ ਜੁਧੁ ਕ੍ਰਧ ਕੈ _ਸਾਥ। 

ਤਬ ਬ੍ਿਜਪਤਿ ਆਵਤ ਭਯੋ _ਧਨੁਖ _ਬਾਨ ਲੈ _ਹਾਥਿ। _੧੫੮੨। 
/ਕਸ਼ਨਪਦ 


ਸੀ ਹਰਿ ਰਿਸ ਭਰਿ ਬਲ ਕਰਿ ਅਰਿ ਪਰ ਜਬ ਧਨੁ ਧਰਿ ਕਰਿ ਧਾਯੋ। 
ਤਬ ਨ੍ਰਿਪ ਮਨ ਮੈ ਕ੍ਰੋਧ ਬਢਾਯੋ ਸ੍ਰੀ ਪਤਿ ਕੋ ਗੁਨ ਗਾਯੋ। ਰਹਾਉ। 
ਜਾ ਕੋ ਪ੍ਰਗਟ ਪੁਤਾਪ ਤਿਹੂੰ ਪੁਰ ਸੇਸ ਅੰਤਿ ਨਹੀ ਪਾਯੋ। 

ਬੇਦ ਭੇਦ ਜਾ ਕੋ ਨਹੀ ਜਾਨਤ ਸੋ ਨੰਦ ਨੰਦ ਕਹਾਯੋ। 

ਕਾਲ ਰੂਪ _ਨਾਥਿਓ ਜਿਹ ਕਾਲੀ ਕੰਸ ਕੇਸ ਗਹਿ _ਘਾਯੋ। 

ਸੋ ਮੈ ਰਨ ਮਹਿ ਓਰ ਆਪਨੀ ਕੋਪਿ ਹਕਾਰਿ _ਬੁਲਾਯੋ। 

ਜਾ ਕੋ ਧ੍ਯਾਨ ਰਾਮ ਨਿਤਿ ਮੁਨਿ ਜਨ ਧਰਤਿ ਹ੍ਿਦੈ ਨਹੀ ਆਯੋ। 

ਧਨਿ ਭਾਗ ਮੇਰੇ ਤਿਹ ਹਰਿ ਸੋ ਅਤਿ ਹੀ ਜੁਧ ਮਚਾਯੋ। ੧੫੮੩। 


ਜਦੁਪਤਿ ਮੋਹਿ _ਸਨਾਥ _ਕੀਯੋ। 

ਦਰਸਨ ਦੇਤ ਨ ਦਰਸਨ ਹੂ ਕੋ ਮੋ ਕਉ ਦਰਸ ਦੀਯੋ। _ਰਹਾਉ। 

ਜਾਨਤ ਹੋ ਜਗ ਮੈ ਸਮ ਮੋ ਸੋ ਅਉਰ ਨ ਬੀਰ ਬੀਯੋ। 

ਜਿਹ ਰਨ ਮੈ ਬ੍ਰਿਜਰਾਜ ਆਪੁਨੀ ਓਰ _ਹਕਾਰਿ ਲੀਯੋ। 

ਜਾ ਕੋ ਸੁਕ ਨਾਰਦ ਮੁਨਿ ਸਾਰਦ ਗਾਵਤ ਅੰਤੁ ਨ ਪਾਯੋ। 

ਤਾ ਕਉ ਸ੍ਯਾਮ ਆਜ ਰਿਸ ਕਰਿ ਕੈ ਭਿਰਬੇ ਹੇਤ ਬੁਲਾਯੋ। ੧੫੮੪। 
ਹਾਵੀਯਾਂ 

ਗੁਨ ਗਾਇ ਕੈ ਯੋ ਧਨੁ ਪਾਨਿ ਗਹਿਯੋ ਪੁਨਿ ਧਾਇ ਪਰਿਓ ਬਹੁ ਬਾਨ ਚਲਾਏ। 

ਜੇ ਭਟ ਆਨਿ ਪਰੇ ਰਨ ਮੈ ਨਹ ਜਾਨ ਦਏ ਬਹੁ ਮਾਰਿ ਗਿਰਾਏ। 

ਘਾਇ ਲਗੇ ਜਿਨ ਕੇ ਤਨ ਮੈ ਤਿਨ ਮਾਰਨ ਕਉ ਨਹਿ ਹਾਥ _ਉਠਾਏ। 

ਸੈਨ ਸੰਘਾਰ ਦਈ ਜਦਵੀ ਬ੍ਰਿਜਨਾਇਕ ਊਪਰ _ਹੀ ਨ੍ਰਿਪ _ਧਾਏ। _੧੫੮੫। 


ਸੀ ਬ੍ਰਿਜਨਾਇਕ ਕੋ ਸੁ ਕਿਰੀਟੁ ਗਿਰਾਇ ਕੈ ਬਾਨ ਕੈ ਸੈਗਿ ਦਯੋ ਹੈ। 
ਪੰਦੂਹਿ ਸੈ _ਗਜਰਾਜ ਸਮਾਜ ਸੈ ਬਾਜ ਅਨੇਕਨ ਮਾਰਿ ਲਯੋ _ਹੈ। 

ਦ੍ਰਾਦਸ ਲਛ ਜਿਤੇ ਪੁਨਿ ਜਛ ਸੁ ਸੈਨ ਘਨੋ ਬਿਨੁ ਪ੍ਰਾਨ ਭਯੋ ਹੈ। 
ਐਸੀਓ ਭਾਤਿ ਕੋ ਜੁਧੁ ਬਿਲੋਕ ਕੈ ਸੂਰਨ ਕੋ ਅਭਿਮਾਨ ਗਯੋ _ਹੈ। ੧੫੮੬। 


ਕਿਰਿਸਨਾਵਤਾਰ ੫੧੩ 


ਫਿਰ ਯੁੱਧ-ਭੂਮੀ ਵਿਚ ਦਸ ਲਖ _ਯਕਸ਼ _ਮਾਰ ਦਿੱਤੇ ਹਨ ਅਤੇ _ਵਰੁਨ (ਦੇਵਤੇ) 

ਛਡੇ _ਹਨ। ਇੰਦਰ ਦੇ ਅਣਗਿਣਤ ਸੂਰਮੇ ਮਾਰੇ ਹਨ। ਕਵੀ ਸ਼ਿਆਮ 
ਰਾਜਾ _ਅਜੇ ਵੀ _ਟਲਿਆ ਨਹੀਂ ਹੈ। _ਸਾਤਕ ਨੂੰ, _ਬਲਰਾਮ ਨੂੰ ਅਤੇ 
ਮੁ ਕਰ ਦਿੱਤਾ ਹੈ। _ਯਮਰਾਜ ਅਤੇ ਇੰਦਰ ਭਜ ਗਏ ਹਨ, ਕਿਸੇ ਨੇ 
ਵੀ _(ਰਾਜੇ _ਦੇ ਸਾਹਮਣੇ) ਹੱਥ _ ਵਿਚ _ਹਥਿਆਰ _ ਧਾਰਨ _ ਨਹੀਂ __ ਕੀਤਾ _ਹੈ।੧੫੮੧। 
ਦੰ 


ਜਦ ਰਾਜੇ ਨੇ ਕ੍ਰੋਧਿਤ ਹੋ ਕੇ ਇਤਨਾ (ਭਿਆਨਕ) ਯੁੱਧ _ਕੀਤਾ, ਤਦ ਕ੍ਰਿਸ਼ਨ ਧਨੁਸ਼ 
ਬਾਣ ਹੱਥ _ਵਿਚ ਲੈ ਕੇ ਆ ਗਿਆ।੧੫੮੨। 
/ਭਨ਼ਨਪਦ 


ਸਦਾ _ਧਰਦੇ ਹਨ, _(ਪਰ ਉਨ੍ਹਾਂ ਦੇ) ਹਿਰਦੇ ਵਿਚ (ਉਹ) ਨਹੀਂ ਆਇਆ ਹੈ, ਮੇਰੇ 
ਭਾਗ _ਹਨ ਕਿ ਉਸ ਸ੍ਰੀ ਕ੍ਰਿਸ਼ਨ ਨਾਲ ਬਹੁਤ ਕਰੜਾ ਯੁੱਧ ਮਚਾਇਆ _ਹੈ।੧੫੮੩। 
ਸ੍ਰ 


ਕ੍ਰਿਸ਼ਨ ਨੇ ਮੈਨੂੰ _ਸਨਾਥ ਕੀਤਾ ਹੈ। _ਜੋ ਦਰਸ਼ਨਾਂ ਨੂੰ ਵੀ ਦਰਸ਼ਨ ਨਹੀਂ ਦਿੰਦਾ 


(ਅਰਥਾਤ ਛੇ ਦਰਸ਼ਨਾਂ _ ਤੋਂ ਵੀ ਜਾਣਿਆ ਨਹੀਂ ਜਾਂਦਾ, _ਉਸ_ਨੇ) ਮੈਨੂੰ ਦਰਸ਼ਨ ਦਿੱਤਾ _ਹੈ। 
ਰਹਾਉ। ਮੈਂ ਜਾਣਦਾ ਹਾਂ ਕਿ ਮੇਰੇ ਵਰਗਾ ਜਗਤ _ਵਿਚ ਹੋਰ ਕੋਈ ਸੂਰਮਾ ਨਹੀਂ ਹੈ, ਜਿਸ 


(ਸਹੀ ਕ੍ਰਿਸ਼ਨ ਦੇ) ਇਸ ਤਰ੍ਹਾਂ ਗੁਣ ਗਾ ਕੇ (ਰਾਜੇ ਨੇ) ਹੱਥ ਵਿਚ ਧਨੁਸ਼ ਧਾਰਨ 
ਕਰ ਹੈ ਅਤੇ ਫਿਰ ਧਾਵਾ ਕਰ ਧੈ ਗਿਆ ਹੈ ਅਤੇ ਬਹੁਤ ਹੀ ਬਾਣ ਚਲਾਏ _ਹਨ। 
ਜੋ ਯੋਧੇ ਰਣ ਵਿਚ ਆ ਗਏ ਹਨ, (ਉਨ੍ਹਾਂ ਨੂੰ) ਜਾਣ ਨਹੀਂ ਦਿੱਤਾ ਅਤੇ ਬਹੁਤ ਸਾਰੇ _ਮਾਰ 
ਕੇ ਸੁੱਟ ਦਿੱਤੇ _ਹਨ। _ ਜਿਨ੍ਹਾਂ ਦੇ ਸ਼ਰੀਰਾਂ _ਵਿਚ _ਘਾਓ ਲਗੇ _ਹਨ, ਫਿਰ ਉਨ੍ਹਾਂ ਦੇ _ਮਾਰਨ 
ਲਈ ਹੱਥ _ਨਹੀਂ ਚੁਕਿਆ (ਅਰਥਾਤ _ਮਰ _ਗਏ _ਹਨ)। ਰਾਜੇ ਨੇ _ਯਾਦਵਾਂ ਦੀ ਸੈਨਾ ਮਾਰ 
ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਉਤੇ _ਵੀ _ਹਮਲਾ _ਕੀਤਾ _ਹੈ।੧੫੮੫। 

ਸੀ ਕ੍ਰਿਸ਼ਨ ਦੇ ਮੁਕਟ ਨੂੰ ਬਾਣ ਨਾਲ ਧਰਤੀ ਉਤੇ _ਡਿਗਾ ਦਿੱਤਾ ਹੈ। ਵੱਡੇ ਆਕਾਰ 
ਦੇ ਹਾਥੀਆਂ ਦੇ ਸਮੂਹ ਵਿਚੋਂ ਪੰਦ੍ਹਾਂ ਸੌ ਅਤੇ _ਅਨੇਕਾਂ _ਘੋੜੇ _ਮਾਰ ਸੁਟੇ ਹਨ। ਫਿਰ ਬਾਰ੍ਹਾਂ 
ਲਖ _ਯਕਸ਼ _ਜਿਤ _ਲਏ ਹਨ ਅਤੇ _ਬਹੁਤ _ਸਾਰੀ ਸੈਨਾ ਪ੍ਰਾਣ-ਹੀਨ ਹੋਈ ਪਈ _ਹੈ। ਇਸ 
ਪੁਕਾਰ _ਦਾ ਯੁੱਧ _ਵੇਖ _ਕੇ _ਸੁਰਮਿਆਂ ਦਾ ਅਭਿਮਾਨ ਖ਼ਤਮ _ਹੋ__ ਗਿਆ _ਹੈ।੧੫੮੬। 


੫੧੪ 


ਸੀ _ਦਸਮ-ਗ੍ਰੰਥ _ਸਾਹਿਬ 


ਦਸ ਦਿਵਸ ਨਿਸਾ ਦਸ ਜੁਧ ਕੀਓ ਬ੍ਰਿਜਿਨਾਇਕ ਸੋਨ ਟਰਿਯੋ ਭਟ ਟਾਰਿਓ। 
ਚਾਰ _ਅਛੂਹਨਿ ਅਉਰ ਤਹਾ _ਰਿਸਿ ਠਾਨਿ _ਸਤਿਕ੍ਰਿਤ ਕੋ ਦਲ ਮਾਰਿਓ। 
ਮੂਰਛ ਹੁਇ ਭਟ ਭੂਮਿ ਗਿਰੇ ਬਹੁ ਬੀਰਨ ਕੌ ਲਰਤੇ ਬਲੁ _ਹਾਰਿਓ। 

ਕੇਤੇ ਭਜੇ ਡਰੁ _ਮਾਨਿ ਤਿਨੋ ਕਹ ਜਾਤ ਬਲੀ ਇਹ _ਭਾਤਿ ਹਕਾਰਿਓ। ੧੫੮੭। 


ਟੇਰ ਸੁਨੇ ਸਬ ਫੇਰਿ ਫਿਰੇ ਤਬ ਭੂਪਤਿ ਤੀਛਨ ਬਾਨ ਪ੍ਰਹਾਰੇ। 

ਆਵਤ ਹੀ ਮਗ ਬੀਚ ਗਿਰੇ ਤਿਨ ਫੋਰਿ ਜਿਰੇ ਸਰ ਪਾਰਿ ਪਧਾਰੇ। 
ਏਕ ਬਲੀ ਤਬ _ਦਉਰ ਪਰੇ ਮੁਖ _ਢਾਲਨ ਲੈ ਹਥਿਯਾਰ ਉਘਾਰੇ। 
ਪਉਰਖ ਏਕ _ਨਿਹਾਰ ਕੈ ਭੂਪ ਕੋ ਬੀਰ ਅਯੋਧਨ ਮੈ _ਠਟਕਾਰੇ। ੧੫੮੮। 


ਏਕ _ਸਤਿਕ੍ਰਿਤ ਕੋ ਗਜ _ਦੀਰਘ ਕੂਧਤ ਹੋਇ ਨ੍ਰਿਪੁ ਊਪਰਿ ਧਾਯੋ। 

ਆਵਤ ਹੀ ਘਨ ਜਿਉ ਗਰਜਿਓ _ਅਪੁਨੋ ਰਨ ਨੈ ਅਤਿ ਓਜ ਜਨਾਯੋ। 
ਭੂਪ ਨਿਹਾਰਿ ਲਯੋ ਅਸਿ ਹਾਥਿ ਕਟਿਓ ਕਰਿ ਤਾਹਿ ਤਬੈ ਸੁ ਪਰਾਯੋ। 
ਇਉ ਉਪਮਾ ਉਪਜੀ ਮਨ ਮੈ ਗਜ ਸੁੰਡ ਮਨੋ ਘਰਿ ਹੀ ਧਰਿ ਆਯੋ। ੧੫੮੯। 


ਦੰਹਰਾ 
ਜੁਧ ਇਤੋਂ ਇਤ ਹੋਤ ਭਯੋ ਉਤ ਹਰਿ ਹੇਤ ਸਹਾਇ। 
ਪਾਚੋ _ਪਾਡਵ ਸਯਾਮ _ਭਨਿ ਤਿਹ ਠਾ ਪਹੁਚੇ ਆਇ। _੧੫੯0। 
ਬਹੁਤ ਛੋਹਨੀ ਦਲੂ ਲੀਏ ਰਥ ਪੈਦਲ ਗਜ _ਬਾਜ। 
ਆਵਤ ਹੈ ਤਹ ਸ੍ਯਾਮ ਕਹਿ _ਜਦੁ ਪਤਿ ਹਿਤ ਕੇ ਕਾਜ। ੧੫੯੧ 


ਛੋਹਣ ਦੋਇ ਮਲੇਛ ਹੈ ਤਿਹ ਸੈਨਾ ਕੇ ਸੈਗਿ। 
ਕਵਚੀ _ਖੜਗੀ ਸਕਤਿ ਧਰਿ ਕਟਿ ਮਧਿ ਕਸੇ ਨਿਖੰਗਿ। ੧੫੯੨। 


ਹਾਵੀੰਯ” 
ਮੀਰ ਅਉ ਸਯਦ ਸੇਖ ਪਠਾਨ ਸਬੈ ਤਿਹ ਭੂਪ ਕੇ ਊਪਰਿ ਧਾਏ। 
ਕਉਚ _ਨਿਖੰਗ ਕਸੇ ਕਟਿ ਮੈ ਸਬ ਆਯੁਧ ਲੈ ਕਰਿ ਕੋਪ ਬਢਾਏ। 
ਨੈਨ ਨਚਾਇ ਦੋਊ ਰਦਨ ਛਦ ਪੀਸ ਕੈ ਭਉਹ ਸੋ _ਭਉਹ _ਚਢਾਏ। 
ਆਇ ਹਕਾਰ ਪਰੇ ਚਹੂੰ ਓਰ ਤੇ ਵਾ ਨ੍ਰਿਪ ਕਉ ਬਹੁ ਘਾਇ ਲਗਾਏ। ੧੫੯੩। 


ਕ੍ਰਿਸਨਾਵਤਾਰ ੫੧੫ 


ਹਨ ਅਤੇ ਸ਼ੁਰਵੀਰਾਂ `ਦਾ _ਲੜਦਿਆਂ _ਲੜਦਿਆਂ _ਬਲ ਕਮਜ਼ੋਰ ਪੈ _ਗਿਆ_ਹੈ। 
ਦੇ ਮਾਰੇ ਭਜ _ਗਏ _ਹਨ। ਉਨ੍ਹਾਂ (ਭਜੇ ਜਾਂਦਿਆਂ ਨੂੰ) ਬਲਵਾਨ (ਖੜਗ _ਸਿੰਘ) 
ਤਰ੍ਹਾਂ ਲਲਕਾਰਿਆ _ਹੈ-- _ “ਕਿਥੇ ਜਾਂਦੇ _ਹੋ”।੧੫੮੭। 


ਤੋ 
ਯੂ 
੍ 
ਜੋ 
ਹਊ 
ਗ 
ਗ 
ਹੀ 
3 


ਨੂੰ) ਤਿਖੇ _ਬਾਣ ਮਾਰੇ _ਹਨ। (ਉਹ) ਆਉਂਦਿਆਂ _ਹੀ ਰਸਤੇ 


ਹਥਿਆਰ ਉਲਾਰਦੇ ਹਨ। ਇਕੋ ਇਕ ਰਾਜੇ ਦੀ ਬਹਾਦਰੀ 
ਵਿਚ _ਠਠੱਬਰ _ਗਏ _ਹਨ।੧੫੮੮। 


ਇੰਦਰ ('ਸਤਿਕ੍ਰਿਤ”) ਦਾ ਇਕ ਵੱਡਾ ਹਾਥੀ ਕ੍ਰੋਧਵਾਨ ਹੋ ਕੇ ਰਾਜਾ (ਖੜਗ _ਸਿੰਘ) 
ਉਪਰ ਚੜ੍ਹ _ਆਇਆ _ਹੈ। ਆਉਂਦਿਆਂ _ਹੀ ਬਦਲ _ਵਾਂਗ _ਗੌਜਣ _ਲਗਾ ਹੈ _ਅਤੇ _ਰਣ- 


ਖੇਤਰ ਵਿਚ _ਆਪਣੇ ਬਹੁਤੇ _ਬਲ _ਦਾ ਅਹਿਸਾਸ ਕਰਾਉਣ ਲਗਾ _ਹੈ। ਰਾਜੇ ਨੇ ਉਸ 
ਵਿਚ ਤਲਵਾਰ ਫੜ _ਲਈ ਹੈ ਅਤੇ ਉਸੇ ਵੇਲੇ ਉਸ ਦੇ ਸੁੰਡ ਰੂਪ 
ਹੈ ਗਿਆ ਹੈ। (ਕਵੀ ਦੇ) ਮਨ ਵਿਚ (ਉਸ ਦੀ) ਉਪਮਾ 


ਭਜ 
ਇਸ ਤਰ੍ਹਾਂ ਉਪਜੀ ਹੈ ਮਾਨੋ ਹਾਥੀ ਸੁੰਡ ਨੂੰ ਘਰ ਹੀ ਰਖ ਕੇ ਆਇਆ ਹੋਵੇ।੧੫੮੯। 


(ਉਨ੍ਹਾਂ _ਪਾਂਡਵਾਂ ਨੇ) ਰਥ, ਪੈਦਲ, ਘੋੜੇ _ਅਤੇ _ਹਾਥੀ _ਵਾਲੀ _ਬਹੁਤ _ਸਾਰੀ _ਅਛੋਹਣੀ 
ਸੈਨਾ (ਨਾਲ) ਲਈ ਹੋਈ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ ਕੰਮ ਨੂੰ ਸੰਵਾਰਨ 
ਲਈ _ਉਥੇ ਆ ਗਏ _ਹਨ।੧੫੯੧। 

ਉਸ ਸੈਨਾ ਦੇ ਨਾਲ ਦੋ ਅਛੋਹਣੀਆਂ ਮਲੇਛਾਂ ਦੀਆਂ ਵੀ _ਹਨ, (ਜਿਨ੍ਹਾਂ ਵਿਚ ਕਈ) 
ਕਵਚ-ਧਾਰੀ ਹਨ, (ਕਈ) _ਖੜਗ-ਧਾਰੀ ਹਨ, (ਕਈ) _ਸ਼ਕਤੀ-ਧਾਰੀ ਹਨ ਅਤੇ _ਲਕ _ ਨਾਲ 
ਭੱਥੇ _ਕਸੇ ਹੋਏ _ਹਨ।੧੫੯੨। 
੭ਾਵੰਯਾ 

ਮੀਰ, _ਸੌਯਦ, ਸ਼ੇਖ, _ਪਠਾਣ _ਆਦਿ _ਸਾਰੇ ਰਾਜਾ _(ਖੜਗ _ਸਿੰਘ) ਦੇ ਉਪਰ _ਚੜ੍ਹ 
ਆਏ ਹਨ। (ਉਨ੍ਹਾਂ ਨੇ) ਕਵਚ (ਧਾਰਨ ਕੀਤੇ ਹੇਏ ਹਨ) ਅਤੇ ਲੱਕਾਂ ਨਾਲ _ਭੱਥੇ ਕਸੇ ਹੋਏ 
ਹਨ ਅਤੇ ਸਾਰਿਆਂ ਨੇ ਹੱਥਾਂ ਵਿਚ ਸ਼ਸਤ੍ਰ ਲੈ ਕੇ ਕ੍ਰੋਧ ਨੂੰ ਵਧਾਇਆ ਹੋਇਆ ਹੈ। (ਉਨ੍ਹਾਂ 
ਨੇ) ਅੱਖਾਂ ਤ੍ਰੇੜ ਕੇ ਅਤੇ ਦੰਦਾਂ ਨਾਲ ਦੋਹਾਂ ਹੋਠਾਂ ਨੂੰ ਪੀਹ ਕੇ ਅਤੇ ਭੌਂਹ ਨਾਲ ਭੌੱਹ ਚੜ੍ਹਾਈ 
ਹੋਈ ਹੈ। ਚੌਹਾਂ ਪਾਸਿਆਂ ਤੋਂ _ਲਲਕਾਰਾ ਮਾਰ ਕੇ ਆ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨੂੰ 
ਬਹੁਤ ਸਾਰੇ _ਘਾਓ ਲਗਾਏ _ ਹਨ।੧੫੯੩। 


ਦੰਹਰਾ 


ਸਕਲ ਘਾਇ ਸਹਿ ਕੈ ਨ੍ਰਿਪਤਿ ਅਤਿ ਚਿਤ ਕੋਪ ਬਢਾਇ। 
ਧਨੁਖ _ਬਾਨ ਗਹਿ ਜਮ _ਸਦਨਿ ਬਹੁ _ਅਰਿ ਦਏ ਪਠਾਇ। ੧੫੯੪। 


ਐਸੀ ਭਾਤਿ ਹੇਰ ਕੈ ਨਿਬੇਰ ਦੀਨੇ ਸੂਰ ਸਬੈ 
ਆਪ ਬ੍ਰਿਜਰਾਜ ਤਾ ਕੇ ਉਠੇ ਗੁਨ ਗਾਇ ਕੈ। ੧੫੯੫। 


ਦੰਹਰਾ 


ਦੇਖਿ ਜੁਧਿਸਟਰਿ ਓਰਿ ਪ੍ਰਭੂ _ਅਪਨੋ ਭਗਤਿ _ਬਿਚਾਰਿ। 
ਤਿਹ ਨ੍ਰਿਪ ਕੋ ਪਉਰਖ ਸੁ ਜਸੁ ਮੁਖ ਸੋ ਕਹਿਯੋ ਸੁਧਾਰਿ। ੧੫੯੬। 


ਕਾ/ਭਤ 
ਭਾਰੇ ਭਾਰੇ ਸੂਰਮਾ _ਸੰਘਾਰਿ ਡਾਰੇ ਮਹਾਰਾਜਿ 
ਜਮ ਕੀ ਜਮਨ ਕੀ ਘਨੀ ਹੀ ਸੈਨਾ ਛਈ ਹੈ। 
ਸਸਿ ਕੀ ਸੁਰੇਸ ਕੀ ਦਿਨੇਸ ਕੀ ਧਨੇਸ ਕੀ 
ਲੁਕੇਸ ਹੂੰ ਕੀ ਚਮੂੰ ਮ੍ਰਿਤਲੋਕ ਕਉ ਪਠਈ ਹੈ। 
ਭਾਜ ਗੇ ਜਲੇਸ ਸੇ _ਗਨੇਸ ਸੇ ਗਨਤ ਕਉਨ 
ਅਉਰ ਹਉ ਕਹਾ ਕਹੋ ਪਸ੍ਹੇਸ ਪੀਠ ਦਈ ਹੈ। 
ਜਾਦਵ ਸਬਨ ਤੇ ਨ ਡਾਰਿਓ ਰੀਝ ਲਰਿਓ ਹਾ ਹਾ 
ਦੇਖੋ ਨ੍ਰਿਪ ਹਮ ਤੇ ਬਜਾਇ ਬਾਜੀ ਲਈ ਹੈ। ੧੫੯੭। 


ਰਾਲਾ _ਜਧਸ਼ਟਰ ਭਾਲ 


ਦੰਹਰਾ 


ਕ੍ਰਿਸਨਾਵਤਾਰ ੫੧੭ 
ਦੰਹਰ” 

(ਉਨ੍ਹਾਂ) ਸਾਰਿਆਂ ਵਲੋਂ ਕੀਤੇ ਜ਼ਖ਼ਮਾਂ ਨੂੰ ਸਹਾਰ ਕੇ ਰਾਜੇ ਨੇ _ਮਨ ਵਿਚ _ਬਹੁਤ 
ਕ੍ਰੋਧ ਵਧਾ ਲਿਆ ਅਤੇ ਹੱਥ ਵਿਚ _ਧਨੁਸ਼ ਬਾਣ ਪਕੜ _ਕੇ ਬਹੁਤ ਸਾਰੇ ਵੈਰੀਆਂ ਨੂੰ ਯਮ- 
ਲੋਕ ਵਿਚ _ ਭੇਜ ਦਿੱਤਾ ਹੈ।੧੫੯੪। 
ਕਾ/ਭੱਤਾ 

ਸ਼ੇਰ ਖਾਨ ਨੂੰ ਮਾਰ ਦਿੱਤਾ ਹੈ ਅਤੇ ਸੈਂਦ ਖਾਨ ਦਾ ਸਿਰ ਕਟ ਕੇ ਸੁਟ ਦਿੱਤਾ ਹੈ। 
ਇਸ ਤਰ੍ਹਾਂ ਦਾ ਯੁੱਧ ਮਚਾ ਕੇ _ਸੌਯਦਾਂ (ਦੀ ਸੈਨਾ) ਵਿਚ ਧਾ ਕੇ ਪੈ ਗਿਆ ਹੈ। 'ਸੈਦ ਮੀਰ” 
ਨੂੰ ਮਾਰ ਦਿੱਤਾ ਹੈ ਅਤੇ 'ਸੈਦ ਨਾਹਰ” ਦਾ ਬਧ ਕਰ ਦਿੱਤਾ ਹੈ। ਸ਼ੇਖਾਂ ਦੀ ਸੈਨਾ ਦੇ ਪੈਰ 
ਉਖਾੜ _ਦਿੱਤੇ _ਹਨ। ਸੇਖ _ਸਾਦਕ ਫ਼ਰੀਦ ਨੇ _ਚੰਗੀ ਤਰ੍ਹਾਂ ਯੁੱਧ _ਕੀਤਾ ਹੈ ਅਤੇ ਰਾਜੇ ਦੇ 
ਸ਼ਰੀਰ _ਉਤੇ _ਘਾਉ ਲਗਾਇਆ ਹੈ ਅਤੇ ਆਪ ਜ਼ਖ਼ਮ ਖਾ ਕੇ ਧਰਤੀ ਉਤੇ ਡਿਗ ਪਿਆ 
ਹੈ। ਇਸ ਤਰ੍ਹਾਂ ਵੇਖ ਵੇਖ ਕੇ (ਰਾਜੇ ਨੇ) ਸਾਰੇ ਸੂਰਮੇ _ਨਿਬੇੜ ਦਿੱਤੇ ਹਨ। (ਰਾਜੇ ਦੀ 
ਬਹਾਦਰੀ ਨੂੰ _ਵੇਖ _ਕੇ) ਖ਼ੁਦ ਸ੍ਰੀ ਕ੍ਰਿਸ਼ਨ ਉਸ ਦੇ ਗੁਣਾਂ ਨੂੰ ਗਾਉਣ ਲਗ ਪਏ 
ਹਨ।੧੫੯੫। 
ਦੰਹਰ” 


ਯੁਧਿਸ਼ਟਰ ਵਲ ਵੇਖ ਕੇ ਅਤੇ (ਉਸ ਨੂੰ) ਆਪਣਾ ਭਗਤ _ਵਿਚਾਰ _ਕੇ (ਕ੍ਰਿਸ਼ਨ 
ਨੇ) ਉਸ ਰਾਜਾ (ਖੜਗ _ਸਿੰਘ) ਦੀ ਬਹਾਦਰੀ ਦਾ ਯਸ਼ _ਚੈਗੀ ਤਰ੍ਹਾਂ ਆਪਣੇ ਮੂੰਹੋਂ ਕਿਹਾ 
ਹੰ।੧੫੯੬। 
ਕਾ/ਭਾੱਤਾ 

ਹੇ ਮਹਾਰਾਜ! (ਇਸ ਰਾਜੇ ਨੇ) ਵੱਡੇ ਵੱਡੇ ਸੂਰਮੇ ਮਾਰ ਦਿੱਤੇ ਹਨ ਅਤੇ _ਯਮ ਦੀ 
ਅਤੇ _ਯਵਨਾਂ ਦੀ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਹੈ। ਚੰਦ੍ਰਮਾ ਦੀ, ਇੰਦਰ ਦੀ, ਸੂਰਜ 
ਦੀ, ਕੁਬੇਰ ਦੀ ਅਤੇ _ਵਰੁਨ ਦੀ ਵੀ_ ਸੈਨਾ ਨੂੰ ਮ੍ਰਿਤੂ ਦੇ ਘਰ ਭੇਜ ਦਿੱਤਾ ਹੈ। ਵਰਨ ਅਤੇ 
ਗਣੇਸ਼ (ਵਰਗੇ ਇਸ ਤੋਂ) ਭਜ ਗਏ ਹਨ, (ਉਨ੍ਹਾਂ ਦੀ) ਗਿਣਤੀ ਕੌਣ ਕਰੇ। ਹੋਰ ਮੈਂ ਕੀ 
ਆਖਾਂ, ਸ਼ਿਵ ਨੇ ਵੀ ਪਿਠ ਵਿਖਾ ਦਿੱਤੀ ਹੈ। (ਇਹ) ਸਾਰਿਆਂ ਯਾਦਵਾਂ ਤੋਂ ਵੀ ਡਰਿਆ 
ਨਹੀਂ ਹੈ ਅਤੇ ਰੀਝ ਕੇ (ਉਨ੍ਹਾਂ ਨਾਲ) ਵਾਹ ਵਾਹ ਲੜਿਆ ਹੈ। ਵੇਖੋ, ਰਾਜੇ ਨੇ ਠੋਕ ਵਜਾ 
ਕੇ ਸਾਡੇ ਤੋਂ ਬਾਜ਼ੀ _ਜਿੱਤੀ _ਹੈ।੧੫੯੭। 
ਰਾਨੇ ਲ/ਹੈਲ਼ਠਰ ਨੇ /ਕਹਾ-- 
ਦੰਹਰ” 

ਯੁਧਿਸ਼ਠਰ _ਨੇ ਨਿਮਰਤਾ ਪੂਰਵਕ _ਕਿਹਾ--ਹੇ _ਬ੍ਰਜ-ਨਾਥ! ਸੁਣੋ ਕੌਤਕ _ਵੇਖਣ ਲਈ 
ਤੁਸੀਂ ਆਪ _ਹੀ ਇਹ ਸਾਰਾ _ਪਸਾਰਾ _ਰਚਿਆ _ਹੈ।੧੫੯੮। 


ਕਹਿਓ ਜੁਧਿਸਟਰ ਨਿਮੁ ਹੁਇ ਸੁਨੀਯੈ ਸ੍ਰੀ _ਬ੍ਰਿਜਰਾਜ। 


ਯਹ __ਸਮਾਜੁ ਤੁਮ ਹੀ ਕੀਯੋ ਕਉਤੁਕ ਦੇਖਨ ਕਾਜ। ੧੫੯੮। ਛਮ 
ਡੱਪਣ? ਇਸ ਤਰ੍ਹਾਂ ਰਾਜਾ _(ਯੁਧਿਸ਼ਠਰ) ਨੇ ਸ੍ਹੀ ਕ੍ਰਿਸ਼ਨ ਨੂੰ ਬਚਨ _ਕਹੇ। _(ਉਧਰ) _ਉਸ 
ਨ (ਖੜਗ _ਸਿੰਘ)ਨੇ ਫਿਰ ਹੋਰ ਯੋਧੇ ਮਾਰ _ਦਿੱਤੇ। _ਫਿਰ ਮਲੇਛ _ਸੈਨਾ ਹਮਲਾ ਕਰ ਕੇ ਆ 
ਯੋ ਨ੍ਹਿਪ ਹਰਿ ਸੇ ਬਚਨ ਸੁਨਾਏ। ਬਹੁਰੇ ਉਨਿ ਭਟ ਮਾਰਿ ਗਿਰਾਏ। ਪਈ। _ (ਹੁਣ) _ਕਵੀ ਉਨ੍ਹਾਂ _ਦੇ _ ਨਾਂਵਾਂ ਦਾ _ਵਰਣਨ _ ਕਰਦਾ _ਹੈ।੧੫੯੯। 


ਪੁਨਿ ਮਲੇਛ _ਕੀ ਸੈਨਾ ਧਾਈ। ਨਾਮ _ਤਿਨਹੁ ਕਬਿ ਦੇਤ ਬਤਾਈ। ੧੫੯੯। 


੫੧੮ 


ਨਾਹਿਰ ਖਾਨ _ਝੜਾਝੜ ਖਾਂ ਬਲਬੀਰ ਬਹਾਦਰ ਖਾਨ ਤਬੈ। 

ਪੁਨਿ ਖਾਨ ਨਿਹੰਗ ਭੜੰਗ ਝੜੰਗ ਲਰੇ ਰਨਿ ਆਗੇ ਡਰੇ ਨ ਕਬੈ। 

ਜਿਹ ਰੂਪ ਨਿਹਾਰਿ ਡਰੈ ਦਿਗਪਾਲ ਮਹਾ ਭਟ ਤੇ ਕਬਹੂੰ ਨ ਦਬੈ। 

ਕਰਿ ਬਾਨ ਕਮਾਨ ਧਰੇ ਅਭਿਮਾਨ ਸੋ ਆਇ ਪਰੇ ਤਬ ਖਾਨ ਸਬੈ। _੧੬00। 


ਜਾਹਿਦ ਖਾਨਹੁ ਜਬਰ ਖਾਨ ਸੁ _ਵਾਹਿਦ ਖਾਨ ਗਏ ਸੰਗ ਸੂਰੇ। 
ਚਉਪ ਚਹੂੰ ਦਿਸ ਤੇ ਉਮਗੇ ਚਿਤ ਮੈ ਚਪਿ ਰੋਸ ਕੇ ਮਾਰਿ ਮਰੂਰੇ। 
ਗੋਰੇ ਮਲੇਛ ਚਲੇ ਨ੍ਰਿਪ ਪੈ ਇਕ ਸਿਆਹ ਮਲੇਛ ਚਲੇ ਇਕ ਭੂਰੇ। 
ਭੂਪ _ਸਰਾਸਨੁ ਲੈ ਤਬਹੀ ਸੁ ਅਚੂਰ ਬਡੇ ਛਿਨ ਭੀਤਰ ਚੂਰੇ। ੧੬0੧। 


ਕੋਪਿ ਮਲੇਛਨ ਕੀ ਪ੍ਰਿਤਨਾ ਸੁ ਦੁਧਾ ਕਰਿ ਕੈ ਸਤਿ ਧਾ ਕਰ ਡਾਰੀ। 

ਬੀਰ ਪਰੇ ਕਹੂੰ ਬਾਜ ਮਰੇ ਕਹੂੰ ਝੂਮਿ ਗਿਰੇ ਗਜ ਭੂ ਪਰਿ ਭਾਰੀ। 

ਘੂਮਤਿ ਹੈ ਕਹੂੰ ਘਾਇ ਲਗੇ ਭਟ ਬੋਲ ਸਕੈ ਨ ਗਏ ਬਲ ਹਾਰੀ। 

ਆਸਨ ਲਾਇ ਮਨੋ ਮੁਨਿ ਰਾਇ ਲਗਾਵਤ ਧਿਆਨ ਬਡੇ _ਬ੍ਰਤਧਾਰੀ। ੧੬0੨। 


ਜੁਧੁ ਇਤੋ ਜਬ ਭੂਪ ਕੀਓ ਤਬ ਨਾਹਿਰ ਖਾਂ ਰਿਸਿ ਕੈ ਅਟਿਕਿਓ। 
ਹਥਿਆਰ _ਸੰਭਾਰਿ ਹਕਾਰਿ ਪਰਿਓ ਜੁ ਸਮਾਜ ਮੈ _ਬਾਜਿ ਹੁਤੋ ਮਟਿਕਿਓ। 
ਖੜਗੇਸ ਤਿਨੈ ਗਹਿ _ਕੇਸਨ ਤੇ ਝਟਕਿਓ ਅਰੁ _ਭੂਮਿ ਬਿਖੈ ਪਟਿਕਿਓ। 


ਤਬ ਨਾਹਿਰ ਖਾਂ ਇਹ ਦੇਖਿ ਦਸਾ ਕਹਿ ਸਯਾਮ ਕਹੈ ਭਜਿ ਗਯੋ ਨ _ਟਿਕਿਓ। ੧੬0੩। 


ਨਾਹਿਰ ਖਾਂ ਭਜਿ ਗਯੋ ਜਬ ਹੀ ਤਬ ਹੀ ਰਿਸਿ ਖਾਨ ਝੜਾਝੜ ਆਏ। 
ਸਸਤ੍ਰ ਸੰਭਾਰਿ ਸਭੈ ਅਪੁਨੇ ਜਮ ਰੂਪ ਕੀਏ ਨ੍ਰਿਪ ਊਪਰਿ ਧਾਏ। 

ਕੋਪਿ ਬਾਨ ਹਨੇ ਇਨ ਕਉ ਇਨ ਹੂੰ ਨ੍ਰਿਪ ਕਉ ਬਹੁ ਬਾਨ ਲਗਾਏ। 
ਕਿੰਨਰ ਜਛ _ਰਰੈ ਉਪਮਾ ਰਨ _ਚਾਰਨ ਜੀਤ ਕੇ ਗੀਤ ਬਨਾਏ। _੧੬0੪। 


ਦੰਹਰਾ 
ਖੜਗ ਸਿੰਘ ਲਖਿ _ਬਿਕਟਿ ਭਟ ਤਿਉਰ ਚੜਾਏ ਮਾਥਿ। 
ਸੀਸ ਕਾਟਿ ਅਰਿ ਕੋ ਦਯੋ ਏਕ ਬਾਨ ਕੇ ਸਾਥਿ। ੧੬0੫। 


੭ਾਵੀਯਾ 
ਪੁਨਿ ਖਾਨ ਨਿਹੰਗ ਝੜੰਗ ਭੜੰਗ ਚਲੇ ਮੁਖ ਢਾਲਨਿ ਕਉ ਧਰਿ ਕੈ। 
ਕਰਿ ਮੈ ਕਰਵਾਰ ਸੰਭਾਰਿ ਹਕਾਰਿ ਮੁਰਾਰ ਪੈ ਧਾਇ ਪਰੇ ਅਰਿ ਕੈ। 


ਕ੍ਰਿਸਨਾਵਤਾਰ ੫੧੯ 


ਖਾਨ, _ਭੜੰਗ ਅਤੇ _ਝੜੰਗ (ਖਾਨ) ਅਗੇ ਹੋ ਕੇ ਲੜੇ, ਜੋ ਕਦੇ ਵੀ ਡਰੇ ਨਹੀਂ | 
ਦੇ ਰੂਪ ਨੂੰ ਵੇਖ ਕੇ ਦਿਗਪਾਲ ਡਰ ਜਾਂਦੇ ਸਨ ਅਤੇ ਜੋ ਵੱਡੇ ਵੱਡੇ ਯੋਧਿਆਂ ਤੋਂ 


ਰੂ ਤੋਂ 
ਦਬਦੇ ਸਨ, (ਉਹ) ਸਾਰੇ ਖਾਨ ਹੱਥ ਵਿਚ ਧਨੁਸ਼ ਬਾਣ ਲੈ ਕੇ ਅਭਿਮਾਨ ਨਾਲ ਭਰੇ ਹੋਏ 
ਆ ਪਏ ਹਨ।੧੬00। 


ਪੂਰੇ ਉਤਸਾਹ _ਨਾਲ ਚੌਹਾਂ ਪਾਸਿਆਂ ਤੋਂ _ਉਮਡੇ ਆ ਰਹੇ ਹਨ ਅਤੇ ਚਿਤ ਵਿਚ ਕ੍ਰੋਧ ਨਾਲ 
ਭਰੇ ਹੋਏ ਵਟ ਖਾ ਰਹੇ _ਹਨ। ਗੋਰੇ ਰੰਗ _ਵਾਲੇ _ਮਲੇਛ, _ਕਾਲੇ _ਰੰਗ _ਵਾਲੇ ਮਲੇਛ, ਭੂਰੇ 
ਰੰਗ _ਵਾਲੇ _ਮਲੇਛ _ਰਾਜਾ _(ਖੜਗ _ ਸਿੰਘ) ਉਤੇ _ਚੜ੍ਹ ਚਲੇ _ਹਨ। ਰਾਜੇ ਨੇ ਹੱਥ ਵਿਚ 
ਧਨੁਸ਼ ਬਾਣ ਲੈ ਕੇ ਨ ਮਾਰੇ ਜਾ ਸਕਣ ਵਾਲਿਆਂ ਨੂੰ ਨਸ਼ਟ ਕਰ ਦਿੱਤਾ ਹੈ।੧੬0੧। 

ਕਰੋਧ ਕਰ ਕੇ ਮਲੇਛਾਂ ਦੀ ਸੈਨਾ ਨੂੰ ਦੋ ਟੋਟਿਆਂ ਤੋਂ ਸੌ ਸੌ ਟੋਟੇ ਕਰ ਦਿੱਤਾ ਹੈ। 
ਸ਼ੂਰਵੀਰ _ਡਿਗੇ _ਪਏ ਹਨ, _ਕਿਤੇ ਘੋੜੇ _ਮਰੇ _ਪਏ _ਹਨ, _ਕਿਤੇ (ਸੂਰਮੇ) ਘੁੰਮੇਰੀ ਖਾਹ ਕੇ 
ਡਿਗੇ ਪਏ ਹਨ ਅਤੇ (ਕਿਤੇ) ਵਡੇ ਹਾਥੀ ਧਰਤੀ ਉਤੇ ਪਏ _ਹਨ। ਕਿਤੇ ਘਾਇਲ ਯੋਧੇ 
ਘੁੰਮੇਰੀਆਂ ਖਾ ਰਹੇ ਹਨ, _ਬੋਲ ਨਹੀਂ ਸਕਦੇ ਅਤੇ (ਉਨ੍ਹਾਂ ਦਾ) ਬਲ ਨਸ਼ਟ ਹੋ ਗਿਆ ਹੈ। 
(ਇੰਜ _ਪੁਤੀਤ ਹੁੰਦਾ ਹੈ) _ਮਾਨੋ ਮੁਨੀ ਰਾਜ ਆਸਣ _ਲਗਾ ਕੇ ਬੈਠੇ ਹੋਣ ਅਥਵਾ ਵੱਡੇ 


ਤਧਾਰੀ ਧਿਆਨ ਲਗਾ __ਕੇ _ਬੈਠੇ _ਹੋਏ _ਹੋਣ।੧੬0੨। 


90 


ਤਰਹ 


ਸ਼ਿਆਮ _ਕਹਿੰਦੇ ਹਨ, ਤਦ ਨਾਹਿਰ ਖ਼ਾਨ ਇਸ 


%, ਤੋ ਸੂ 


ਫਿਰ ਨਿਹੰਗ _ਖ਼ਾਨ, _ਝੜੰਗ _ਭੜੰਗ _ਖ਼ਾਨ ਮੂੰਹਾਂ ਸਾਹਮਣੇ _ਢਾਲਾਂ ਧਰ _ਕੇ ਚਲ _ਪਏ। 
ਹੱਥਾਂ _ਵਿਚ ਤਲਵਾਰਾਂ ਸੰਭਾਲ ਕੇ _ਅਤੇ _ਲਲਕਾਰਦੇ ਹੋਏ ਮੁਰਾਰੀ (ਸ੍ਰੀ ਦੇ 


ਚ 


੫੨0 


ਸੀ _ਦਸਮ-ਗ੍ਰੰਥ _ਸਾਹਿਬ 


ਦਲੂ ਮਾਰਿ ਬਿਦਾਰਿ ਦਯੋ ਪਲ ਮੈ ਧਰਿ ਮੁੰਡ ਸੁ ਮੀਨਨ ਜਿਉਂ ਫਰਕੈ। 
ਨ ਟਰੇ ਰਨ ਭੂਮਿ ਹੂੰ ਤੇ ਤਬ ਲਉ ਜਬ ਲਉ ਛਿਤ ਪੈ ਨ ਪਰੇ ਮਰਿ ਕੈ। ੧੬0੬। 


ਦੰਹਰਾ 

ਸ੍ਰੋਤ ਕੀ _ਸਰਤਾ ਤਹਾ ਚਲੀ ਮਹਾ ਅਰਿਰਾਇ। 

ਮੇਦ ਮਾਸ _ਮਜਿਯਾ ਬਹੁਤ _ਬੈਤਰੂਨੀ ਕੇ _ਭਾਇ। _੧੬0੭। 
ਕਾ/ਭਤ 


ਮਚਿਯੋ ਰਨ ਦਾਰੂਨ ਦਿਲਾਵਰ ਦਲੇਲ ਖਾਂ 
ਸਿਚਾਨਨ ਕੀ ਭਾਤਿ ਰਨ ਭੂਮਿ ਝਟਪਟੀ ਸੀ। 


ਕਹੂੰ ਬਾਜ ਮਾਰੇ ਕਹੂੰ ਗਿਰੇ ਗਜ ਭਾਰੇ ਭਾਰੇ 
ਭੂਪ ਮਾਨੋ ਕਰੀ ਭਟ ਕਟੀ ਬਨ ਕਟੀ ਸੀ। ੧੬0੮। 
ਦੰਹਰਾ 


ਖੜਗ ਸਿੰਘ ਤਬ ਖੜਗ ਗਹਿ ਅਤਿ ਚਿਤਿ ਕੋਪ ਬਢਾਇ। 
ਸੈਨ _ਮਲੇਛਨ ਕੀ ਹਨੀ ਜਮਪੁਰਿ ਦਈ _ਪਠਾਇ। _੧੬0੯। 


ਸਰਨਾ 
ਦੋਇ ਛੂਹਨੀ ਸੈਨ ਜਬ ਮਲੇਛ ਕੀ ਨ੍ਰਿਪ ਹਨੀ। 
ਅਉਰ _ਸੁਭਟ ਜੇ ਐਨਿ ਚਲੇ ਨਾਮ ਕਬਿ ਦੇਤ ਕਹਿ। _੧੬੧0। 


ਨਾਵੰਯਾ 


ਭੀਮ ਗਦਾ ਕਰਿ ਭੀਮ ਲੀਏ ਇਖੁਧੀ ਕਟਿ ਸੋ _ਕਸਿ ਪਾਰਥ ਧਾਯੋ। 
ਜੁਧਿਸਟਰ ਲੈ ਧਨੁ ਹਾਥਿ ਚਲਿਯੋ ਚਿਤ ਮੈ ਅਤਿ ਕ੍ਰੋਧ ਬਢਾਯੋ। 
ਬਲੀ ਦੋਊ ਸਾਥ ਲੀਏ ਦਲੁ ਜੇਤਕ ਸੰਗ ਹੁਤੋ ਸੁ _ਬੁਲਾਯੋ। 

ਭਿਰੇ ਬ੍ਰਿਤਰਾਸੁਰ ਸਿਉ ਮਘਵਾ _ਰਿਸਿ ਕੈ ਜਿਮ ਜੁਧੁ _ਮਚਾਯੋ। _੧੬੧੧। 


ਨੱਰਨਾ 


ਮਨ ਮਹਿ ਕੋਪ ਬਢਾਇ ਸੁਭਟਨ ਸਭੈ ਸੁਨਾਇ ਕੈ। 
ਖੜਗ ਸਿੰਘ ਸਮੁਹਾਇ ਬਚਨ _ਕਹਤ ਭਯੋ ਕ੍ਰਿਸਨ ਸਿਉ। _੧੬੧੨। 


ਕ੍ਰਿਸਨਾਵਤਾਰ ੫੨੧ 


ਉਤੇ ਹਮਲਾਵਰ _ਹੋ_ ਗਏ _ਹਨ। (ਉਨ੍ਹਾਂ ਨੇ) ਪਲ ਵਿਚ ਸੈਨਾ ਦਲ ਨੂੰ ਮਾਰ ਕੇ ਨਸ਼ਟ 
ਕਰ ਦਿੱਤਾ _ਹੈ। _ਰਣ-ਖੇਤਰ ਵਿਚ _ਸਿਰ (ਇਸ ਤਰ੍ਹਾਂ ਤੜਫ ਰਹੇ ਸਨ) ਜਿਉਂ ਮੱਛਲੀਆਂ 
ਤੜਫ਼ਦੀਆਂ _ਹਨ। _ (ਉਹ _ ਯੋਧੇ) _ਉਤਨੀ _ਦੇਰ _ਯੁੱਧ-ਭੂਮੀ _ਵਿਚੋਂ _ਟਲੇ ਨਹੀਂ ਹਨ, _ਜਿੰਨੀ 
ਦੇਰ _ਮਰ _ਕੇ ਧਰਤੀ _ਉਤੇ ਡਿਗ _ ਨਹੀਂ _ਪਏ।੧੬0੬। 
ਦੰਹਰਾ 

ਉਥੇ ਲਹੂ ਦੀ ਨਦੀ ਖੂਬ ਸ਼ੋਰ ਮਚਾ ਕੇ ਵਗ ਰਹੀ ਹੈ ਜਿਸ ਵਿਚ ਵੈਤਰਨੀ ਨਦੀ 
ਵਾਂਗ _ਚਰਬੀ, _ਮਾਸ, _ਮਿਝ _ ਆਦਿ _ ਬਹੁਤ _ਹੈ।੧੬0੭। 
ਕਾ/ੱਤਾ 

ਬਹੁਤ ਭਿਆਨਕ ਯੁੱਧ ਹੋਇਆ ਹੈ; ਦਿਲਾਵਰ ਖ਼ਾਨ ਅਤੇ _ਦਲੇਲ ਖ਼ਾਨ ਨੇ ਬਾਜ਼ਾਂ 


ਵਾਂਗ _ਰਣ-ਭੂਮੀ _ਵਿਚ _ਝਪਟੇ ਮਾਰੇ _ਹਨ। _ਸੂਰਮਿਆਂ ਦੀ _ਖ਼ਾਰਬਾਜ਼ੀ ਜ਼ਰਾ ਜਿੰਨੀ ਵੀ ਘਟੀ 
ਨਹੀਂ _ਹੈ ਅਤੇ ਉਨ੍ਹਾਂ ਦੇ ਮੁਖਾਂ ਦੀ ਚਮਕ ਕੁਝ ਕੁ ਘਟੀ ਹੋਈ ਲਗਦੀ ਹੈ। _ਰਾਜਾ (ਖੜਗ 
ਸਿੰਘ) ਨੇ ਕ੍ਰਿਪਾਨ ਨੂੰ ਸੰਭਾਲ ਕੇ ਅਤੇ ਹੱਥ ਵਿਚ ਸੂਤ ਕੇ ਅਤੇ ਅਭਿਮਾਨ ਵਸ ਹੋ ਕੇ 
ਬਚੀ _ਖੁਚੀ ਸੈਨਾ ਨੂੰ ਵੀ ਨਸ਼ਟ _ਕਰ ਦਿੱਤਾ ਹੈ। _ਕਿਤੇ ਘੋੜੇ ਮਰੇ ਪਏ ਹਨ, ਕਿਤੇ ਵੋਡੇ 
ਵੱਡੇ ਹਾਥੀ _ਡਿਗੇ ਪਏ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜੇ ਨੇ _ਬਨ ਦੀ ਕਟਾਈ 
ਵਾਂਗ ਯੋਧਿਆਂ ਦੀ ਕਟਾਈ ਕੀਤੀ _ਹੋਵੇ।੧੬0੮। 
ਦੰਹਰਾ 

ਖੜਗ ਸਿੰਘ ਨੇ _ਉਸ ਵੇਲੇ ਤਲਵਾਰ ਪਕੜ ਕੇ _ਅਤੇ ਚਿਤ _ਵਿਚ ਕ੍ਰੋਧ ਵਧਾ 
ਕੇ _ਮਲੇਛਾਂ _ਦੀ ਸੈਨਾ ਨੂੰ ਮਾਰ ਕੇ _ਯਮ ਲੋਕ _ਵਿਚ ਭੇਜ ਦਿੱਤਾ _ਹੈ।੧੬0੯। 
ਨੱਰਠਾ 


ਨੇ ਦੋ ਅਛੋਹਣੀ ਮਲੇਛ _ਸੈਨਾ ਮਾਰ ਦਿੱਤੀ ਅਤੇ ਜੋ 
ਹੋਰ ਸੂਰਮੇ ਸਨ, (ਉਹ) ਘਰਾਂ ਨੂੰ ਚਲ ਪਏ। ਕਵੀ ਨੇ (ਉਨ੍ਹਾਂ ਦੇ) ਨਾਂ ਕਹੇ ਹਨ।੧੬੧0। 


ਭੀਮ _ਸੈਨ _ਹੌਂਥ _ਵਿਚ _ਵੱਡੀ _ਗਦਾ ਲੈ ਕੇ ਅਤੇ ਅਰਜਨ _ਲਕ _ਨਾਲ _ਭੌਥਾ 
('ਇਖੁਧੀ”) ਬੰਨ੍ਹ ਕੇ ਧਾ ਕੇ ਆ ਪਏ ਹਨ। ਰਾਜਾ ਯੁਧਿਸ਼ਟਰ ਹੱਥ _ਵਿਚ _ਧਨੁਸ਼ ਬਾਣ ਲੈ 
ਕੇ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਚਲਿਆ ਹੈ। ਦੋਹਾਂ ਬਲਵਾਨ ਭਰਾਵਾਂ ਨੂੰ ਨਾਲ 
ਲਿਆ ਹੋਇਆ ਹੈ ਅਤੇ ਹੋਰ ਵੀ ਜਿਤਨੀ ਸੈਨਾ ਸੀ, (ਉਸ ਨੂੰ ਵੀ) ਨਾਲ ਬੁਲਾ _ਲਿਆ 
ਹੈ। ਇਸ ਤਰ੍ਹਾਂ ਨਾਲ (ਉਨ੍ਹਾਂ ਨੇ) _ਲੜਾਈ _ਕੀਤੀ ਹੈ ਜਿਉਂ _ਬ੍ਰਿਤਰਾਸੁਰ ਨਾਲ _ਇੰਦਰ 
ਨੇ _ਕ੍ਰੋਧਿਤ ਹੋ ਕੇ ਯੁੱਧ ਮਚਾਇਆ _ ਸੀ।੧੬੧੧। 
ਸਰਨਾ 

ਮਨ ਵਿਚ ਕ੍ਰੋਧ ਵਧਾ ਕੇ ਅਤੇ ਸਾਰਿਆਂ ਯੋਧਿਆਂ ਨੂੰ ਸੁਣਾ ਕੇ ਖੜਗ ਸਿੰਘ 
ਸਾਹਮਣੇ _ਆ ਕੇ ਕ੍ਰਿਸ਼ਨ ਨੂੰ ਕਹਿਣ ਲਗਾ--।੧੬੧੨। 


੫੨੨ 


ਸੀ _ਦਸਮ-ਗ੍ਰੰਥ ਸਾਹਿਬ 


ਸਤਗੇਸ਼ ਲਾਲ "ਸਭਨ ਭਟਨਾਂ ਸੈਂ 
ਸ਼ਵੰਯਾ 
ਪਸਚਿਮ ਸੂਰ ਚੜੈ ਕਬ ਹੂ ਅਰੁ ਗੰਗ ਬਹੀ ਉਲਟੀ ਜੀਅ ਆਵੈ। 
ਜੇਠ ਕੇ ਮਾਸ ਤੁਖਾਰ ਪਰੇ ਬਨ ਅਉਰ ਬਸੰਤ ਸਮੀਰ ਜਰਾਵੈ। 
ਲੋਕ ਹਲੈ ਧਰੂਅ ਕੋ ਜਲ ਕੋ ਥਲੁ ਹੁਇ ਥਲ ਕੋ ਕਬ ਹੂੰ ਜਲ ਜਾਵੈ। 
ਕੰਚਨ ਕੋ _ਨਗੁ _ਪੰਖਨ ਧਾਰਿ _ਉਡੈ ਖੜਗੇਸ ਨ _ਪੀਠ _ਦਿਖਾਵੈ। _੧੬੧੩। 


ਯੋ ਕਹਿ ਕੈ ਧਨੁ ਕੋ ਗਹਿ ਕੈ ਲਹਿ ਕੈ ਚਹਿ ਕੈ ਬਹੁ ਬੀਰ ਕਟੇ। 

ਇਕ ਧਾਇ ਪਰੈ ਪੁਨਿ ਸਾਮੁਹਿ ਹੈ ਇਕ ਭਾਜਿ ਗਏ ਇਕ ਸੂਰ ਲਟੇ। 
ਬਲਬੰਡ ਘਨੇ ਛਿਤ ਪੈ ਪਟਕੇ ਭਟ ਐਸੀ ਦਸਾ ਬਹੁ ਹੇਰਿ ਹਟੇ। 

ਕਬਿ ਸ੍ਯਾਮ ਭਨੈ ਤਿਹ ਆਹਵ ਮੈ ਸੁ ਰਹੇ ਕੇਊ ਬੀਰ ਫਟੇ ਈ ਫਟੇ। ੧੬੧੪। 


ਧਨੁ ਪਾਰਥ ਕੋ ਤਿਹ ਕਾਟਿ ਦਯੋ ਪੁਨਿ ਕਾਟਿ ਕੈ ਭੀਮ ਗਦਾ ਊ ਗਿਰਾਈ। 
ਭੂਪਤਿ ਕੀ ਕਰਵਾਰ ਕਟੀ ਕਹੂੰ ਜਾਇ ਪਰੀ ਕਛੁ ਜਾਨਿ ਨ ਜਾਈ। 
ਭ੍ਰਾਤ ਦੋਊ ਅਰੁ ਸੈਨ ਘਨੀ ਅਤਿ ਰੋਸ ਭਰੀ ਨ੍ਰਿਪ ਊਪਰ ਧਾਈ। 


ਭੂਪਤਿ ਬਾਨ ਹਨੈ ਤਿਹ ਕਉ ਤਨ ਫੋਰਿ ਦਈ ਉਹ ਓਰਿ ਦਿਖਾਈ। _੧੬੧੫। 


ਦੰਹਰਾ 
ਸੈਨ _ਅਛੂਹਨਿ ਤੁਰਤ ਹੀ ਦੀਨੀ _ਤਿਨਹਿ _ਸੰਘਾਰਿ। 
ਪੁਨਿ _ਰਿਸਿ ਸਿਉ ਧਾਵਤ ਭਯੋ ਅਪੁਨੇ _ਸਸਤ੍ _ਸੰਭਾਰਿ। _੧੬੧੬। 
੭ਾਵੀਯਾ 
ਏਕ _ਚਟਾਕ ਚਪੇਟ ਹਨੈ ਇਕ ਲੈ ਕਰ ਮੈ ਕਰਵਾਰ ਸੰਘਾਰੈ। 
ਏਕਨ ਕੇ ਉਰ ਫਾਰਿ ਕਟਾਰਨ ਕੇਸਨ ਤੇ ਗਹਿ ਏਕ ਪਛਾਰੈ। 
ਏਕ ਚਲਾਇ ਦਏ ਦਸਹੂੰ ਦਿਸ ਏਕ ਡਰੇ ਮਰ ਗੈ ਬਿਨੁ ਮਾਰੈ। 
ਪੈਦਲੁ ਕੋ ਦਲ _ਮਾਰ ਦਯੋ _ਦੁਹ _ਹਾਥਨ _ਹਾਥੀਨ ਦਾਤ _ਉਖਾਰੈ। _੧੬੧੭। 


ਪਾਰਥ _ਆਨਿ ਕਮਾਨ ਗਹੀ ਤਿਹ ਭੂਪਤਿ ਕੋ ਇਕ _ਬਾਨ ਲਗਾਯੋ। 
ਲਾਗਤ _ਹੀ __ਅਵਸਾਨ ਗੁਮਾਨ ਗਯੋ _ਖੜਗੇਸ ਮਹਾ ਦੁਖੁ _ਪਾਯੋ। 
ਪਉਰਖ ਪੇਖ ਕੈ ਜੀ ਹਰਿਖਿਓ ਬਲ ਟੇਰ ਨਰੇਸ ਸੁ ਐਸ ਸੁਨਾਯੋ। 
ਧੰਨ ਪਿਤਾ ਧੰਨ ਵੇ ਜਨਨੀ ਜੁ _ਧਨੰਜੈ ਨਾਮ _ਜਿਨੋ ਸੁਤ ਜਾਯੋ। ੧੬੧੮। 


“ਸਭਸੁ _ ਭਟਨ” 


ਕ੍ਰਿਸਨਾਵਤਾਰ ੫੨੩ 


ਇਸ ਤਰ੍ਹਾਂ ਕਹਿ ਕੇ (ਰਾਜੇ ਨੇ) ਧਨੁਸ਼ ਨੂੰ ਫੜ ਕੇ, ਵੇਖ ਵੇਖ ਕੇ ਅਤੇ ਚਾਹ ਨਾਲ 


ਉਤੇ _ਪਟਕਿਆ _ਹੈ। ਅਜਿਹੀ ਸਥਿਤੀ ਨੂੰ ਵੇਖ ਕੇ ਬਹੁਤ ਸਾਰੇ ਸੂਰਮੇ ਪਿਛੇ _ਹਣ ਗਏ 
ਹਨ। _ਕਵੀ ਸ਼ਿਆਮ _ਕਹਿੰਦੇ ਹਨ, ਉਸ ਯੁੱਧ ਵਿਚ ਕੋਈ ਟੁਟੇ ਭਜੇ ਯੋਧੇ ਹੀ (ਬਾਕੀ) 


ਇਕਨਾਂ ਨੂੰ _ਚਪੇੜਾਂ ਦੇ _ਚਟਾਕਿਆਂ ਨਾਲ _ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਹੱਥ 
ਵਿਚ ਤਲਵਾਰ ਲੈ ਕੇ ਮਾਰ ਮੁਕਾਇਆ ਹੈ। _ਇਕਨਾਂ ਦੇ _ਕਟਾਰਾਂ ਨਾਲ _ਸੀਨੇ ਚੀਰ ਦਿੱਤੇ 
ਨੂੰ ਕੇਸਾਂ ਤੋਂ ਪਕੜ _ਕੇ ਪਛਾੜ ਦਿੱਤਾ ਹੈ। _ਇਕਨਾਂ ਦਸਾਂ ਦਿਸ਼ਾਵਾਂ 


੫੨੪ ਸ੍ਰੀ _ਦਸਮ-ਗ੍ਰੰਥ ਸਾਹਿਬ 


ਸ਼ਤਗੇਸ਼ ਭਾਲ ਪਰਲ ਨੌਂ 
ਹਵੀਯਾਂ 
ਆਨਨ ਸੈ ਮਸੁ ਭੀਜਤ ਹੈ ਬਰ ਬਾਰਿਜ ਸੇ ਜੁਗ ਲੋਚਨ ਤੇਰੇ। 
ਛੂਟਿ ਰਹੀ ਅਲਕੈ ਕਟਿ ਲਉ ਇਹ ਭਾਤਿ ਮਨੋ ਜੁਗ ਨਾਗ ਕਰੇਰੇ। 
ਆਨੰਦ ਕੰਦ ਕਿਧੋ ਮੁਖ ਚੰਦ ਕਟੇ ਦੁਖ ਫੰਧ ਚਕੋਰਨ ਕੇਰੇ। 
ਸੁੰਦਰ ਸੂਰਤਿ ਕੈਸੇ ਹਨੋ ਤੁਮ ਦੇਖਿ ਦਇਆ ਉਪਜੀ ਜੀਅ ਮੇਰੇ। ੧੬੧੯। 


ਪਾਰਥ ਹੇਰਿ ਹਸਿਓ ਸੁਨਿ ਬੈਨ ਚਲਿਯੋ ਮਨ ਭੀਤਰ ਕੋਪ ਭਰਿਯੋ। 

ਧਨੁ _ਬਾਨ _ਸੰਭਾਰ ਕੈ ਪਾਨਿ ਲੀਯੋ ਲਲਕਾਰਿ ਪਰਿਓ ਨ ਰਤੀ ਕੁ ਡਰਿਯੋ। 

ਉਤ ਤੇ ਖੜਗੇਸ ਭਯੋ _ਸਮੁਹੈ ਅਤਿ ਬਾਨਨ ਕੋ _ਦੁਹੂੰ ਜੁਧ ਕਰਿਯੋ। 

ਤਬ ਪਾਰਥ ਸਿਉ ਲਰਬੋ ਤਜਿ ਕੈ ਨ੍ਰਿਪ ਭੀਮ ਕੇ ਉਪਰਿ ਧਾਇ ਪਰਿਯੋ। ੧੬੨0। 


ਤਬ ਭੀਨ ਕੋ ਸ੍ਯੰਦਨ ਕਾਟਿ ਦਯੋ ਅਰੁ ਬੀਰ ਘਨੇ ਰਨ ਮਾਝ _ਛਏ ਹੈ। 
ਘਾਇਲ ਏਕ ਪਰੈ ਛਿਤ ਪੈ ਇਕ ਘਾਇਲ ਘਾਇਲ ਆਇ ਖਏ ਹੈ। 
ਏਕ ਗਏ ਭਜਿ ਕੈ ਇਕ ਤੋਂ ਸਜਿ ਕੈ ਹਥਿਯਾਰਨ ਕੋਪ ਤਏ ਹੈ। 

ਏਕ ਫਿਰੈ ਭਟ ਕਾਪਤ ਹੀ ਕਰ ਤੇ ਛੁਟ ਕੈ ਕਰਵਾਰਿ ਗਏ ਹੈ। ੧੬੨੧। 


ਦੰਹਾਰਾ 
ਪੁਨਿ ਪਾਰਥ ਧਨੁ ਲੈ ਫਿਰਿਓ ਕਸਿ ਕੈ ਤੀਛਨ ਬਾਨ। 
ਮਾਰਤ ਭਯੋ __ਖੜਗੇਸ ਤਨ ਮਨਿ _ਅਰਿ _ਬਧਿ ਹਿਤ ਜਾਨਿ। ੧੬੨੨। 


ਹਾਵੀਲ” 
ਬਾਨ ਲਗਿਯੋ_ਜਬ ਹੀ ਤਿਹ ਕਉ ਤਬ ਹੀ ਰਿਸਿ ਕੈ ਕਹੀ ਭੂਪਤਿ ਬਾਤੈ। 
ਕਾਹੇ ਕਉ ਆਗਿ _ਬਿਰਾਨੀ ਜਰੈ ਸੁਨ ਰੇ ਮ੍ਰਿਦ ਮੂਰਤਿ ਹਉ ਕਹੋ ਤਾ ਤੈ। 
ਤਾਹੀ ਸਮੇਤ ਹਨੋ ਤੁਮ ਕਉ ਸਿਖਈ ਜਿਹ ਬਾਨ ਚਲਾਨ ਕੀ _ਘਾਤੈ। 
ਜਾਹੁ ਚਲੇ ਗ੍ਰਿਹ ਛਾਡਤ ਹੋ ਤੁਝਿ ਸੁੰਦਰ “ਨੈਨਨਿ ਜਾਨਿ" ਕੈ ਨਾਤੈ। ੧੬੨੩। 


ਯੌ ਕਹਿ ਭੂਪਤਿ ਪਾਰਥ ਕਉ ਰਨਿ ਧਾਇ ਪਰਿਓ ਕਰ ਲੈ ਅਸਿ ਪੈਨਾ। 
ਸੈਨ ਨਿਹਾਰਿ ਮਹਾ ਬਲੂ ਧਾਰਿ ਹਕਾਰਿ ਪਰਿਓ ਮਨ ਰੰਚਕ ਭੈ ਨਾ। 

ਸਤ੍ਨ ਕੇ ਅਵਸਾਨ ਗਏ ਛੁਟ ਕੋਊ ਸਕਿਓ ਕਰਿ ਆਯੁਧ ਲੈ ਨਾ। 

ਮਾਰਿ ਅਨੇਕ ਦਏ ਰਨ ਮੈ ਇਕ ਪਾਨੀ ਹੀ ਪਾਨੀ ਰਟੈ ਕਰਿ ਸੈਨਾ। ੧੬੨੪। 


੧. 


“ਪਾਰਥ _ ਦੀਰਘ _ ਨੈਨ” 


ਕ੍ਰਿਸਨਾਵਤਾਰ ੫੨੫ 


ਲੜਨਾ /ਨੰਘ ਨੰ ਅਰਜਨ ਨੂੰ /ਨਹਾ-- 
ਨਾਵਲਾਂ 
(ਤੇਰੇ) ਮੁਖ _ਉਤੇ ਮਸ ਫੁਟਦੀ ਹੈ ਅਤੇ ਸੁੰਦਰ ਕਮਲ _ਵਰਗੇ ਤੇਰੇ ਦੋਵੇਂ ਨੈਣ _ਹਨ। 


ਹੋਵੇ। (ਤੇਰਾ) ਮੁਖ ਆਨੰਦ ਦਾ ਫਲ ਜਾਂ ਚੰਦੂਮਾ ਹੈ ਜੋ ਚਕੋਰਾਂ ਦੇ ਦੁਖਾਂ ਦੇ ਫੋਧਿਆ ਨੂੰ 


ਕਟਦਾ ਹੈ। (ਅਜਿਹੀ) ਸੁੰਦਰ ਸੂਰਤ ਵਾਲੇ ਨੂੰ (ਮੈਂ) ਕਿਵੇਂ ਮਾਰਾਂ। ਤੈਨੂੰ ਵੇਖ ਕੇ ਮੇਰੇ ਮਨ 


ਵਿਚ ਦਇਆ (ਦਾ ਭਾਵ) ਪੈਦਾ ਹੋ ਗਿਆ ਹੈ।੧੬੧੯। 


ਅਰਜਨ (ਖੜਗ _ਸਿੰਘ ਨੂੰ) ਵੇਖ ਕੇ ਅਤੇ ਫਿਰ (ਉਸ ਦੇ) ਬੋਲ ਸੁਣ ਕੇ ਹਸ 
ਪਿਆ ਹੈ ਅਤੇ ਮਨ ਵਿਚ ਕ੍ਰੋਧ ਨੂੰ ਭਰ ਕੇ ਚਲ ਪਿਆ ਹੈ। ਧਨੁਸ਼ ਅਤੇ ਬਾਣ ਸੰਭਾਲ 
ਕੇ ਹੱਥ ਵਿਚ ਲੈ ਲਏ ਹਨ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ, ਜ਼ਰਾ ਜਿੰਨਾ ਵੀ 
ਨਹੀਂ ਡਰਿਆ ਹੈ। ਉਧਰੋਂ ਖੜਗ _ਸਿੰਘ _ਸਾਹਮਣੇ ਆ ਗਿਆ ਹੈ। ਦੋਹਾਂ ਨੇ _ਬਾਣਾਂ ਦਾ 
ਬਹੁਤ ਯੁੱਧ _ਕੀਤਾ _ਹੈ। _ਤਦ ਅਰਜਨ _ਨਾਲ _ਲੜਨਾ ਛਡ ਕੇ, ਰਾਜਾ (ਖੜਗ _ਸਿੰਘ) ਭੀਮ 
ਉਤੇ ਜਾ ਚੜ੍ਹਿਆ ਹੈ।੧੬੨0। 


। 
ਰੁ 
3 
ਰੰ 
ਰੰ 
੍ 
ਨ 
ਨ 


ਉ ਹਨ 
ਨਾਲ ਆ ਕੇ ਲੜਦੇ ਹਨ। ਇਕ (ਯੁੱਧ ਖੇਤਰ ਵਿਚੋਂ) ਭਜ ਗਏ 
ਨੂੰ ਸਜਾ ਕੇ ਕ੍ਰੋਧ ਨਾਲ ਤੱਤੇ ਹੋਏ ਫਿਰਦੇ ਹਨ। _ਇਕ ਸੂਰਮੇ _ਕੰਬਦੇ ਫਿਰਦੇ ਹਨ ਅਤੇ 
(ਉਨ੍ਹਾਂ _ਦੇ) _ਹੱਥਾਂ _ਵਿਚੋਂ ਤਲਵਾਰਾਂ _ਛੁਟ _ ਗਈਆਂ _ ਹਨ।੧੬੨੧। 
ਦੰਹਰਾ 

ਫਿਰ ਅਰਜਨ ਧਨੁਸ਼ ਲੈ ਕੇ ਅਤੇ (ਉਸ ਉਤੇ) ਤਿਖਾ ਬਾਣ ਕਸ ਕੇ (ਖੜਗ ਸਿੰਘ) 
ਵਲ ਮੁੜਿਆ ਅਤੇ ਮਨ ਵਿਚ ਵੈਰੀ ਦਾ ਬਧ ਕਰਨਾ _ਚਿਤਵ ਕੇ ਖੜਗ ਸਿੰਘ ਦੇ ਤਨ 
ਵਿਚ ਮਾਰ ਦਿੱਤਾ।੧੬੨੨। 
੭ਾਵੀਯਾ 

ਜਦੋਂ ਹੀ ਉਸ ਨੂੰ ਬਾਣ ਲਗਿਆ, ਤਦੋਂ ਹੀ ਰਾਜੇ ਨੇ ਕ੍ਰੋਧਿਤ ਹੋ ਕੇ ਗੱਲਾਂ ਕਹੀਆਂ 
ਕਿ ਤੂੰ ਕਿਸ ਲਈ ਬਿਗਾਨੀ ਅੰਗ _ਵਿਚ ਸੜਦਾ ਹੈਂ? ਓਏ! ਸੁਣ, (ਤੇਰੀ) ਸੂਰਤ ਬਹੁਤ 
ਕੋਮਲ ਹੈ, ਇਸੇ ਲਈ ਕਹਿੰਦਾ ਹਾਂ। ਉਸੇ ਸਮੇਤ ਤੈਨੂੰ ਮਾਰ ਦਿਆਂਗਾ, ਜਿਸ _ਨੇ (ਤੈਨੂੰ) 
ਬਾਣ ਚਲਾਉਣ ਦੇ ਦਾਓ ਸਿਖਾਏ _ਹਨ। ਘਰ _ਚਲਿਆ ਜਾ, (ਮੈਂ) ਤੈਨੂੰ ਸੁੰਦਰ ਅਖਾਂ ਕਾਰਨ 
ਛਡਦਾ ਹਾਂ।੧੬੨੩। 


ਇਸ ਤਰ੍ਹਾਂ ਰਾਜਾ ਅਰਜਨ ਨੂੰ ਕਹਿ ਕੇ ਅਤੇ ਹੱਥ _ਵਿਚ _ਤਿਖੀ ਤਲਵਾਰ ਲੈ ਕੇ 
ਰਣ-ਭੂਮੀ ਵਿਚ ਭਜ ਵੜਿਆ ਹੈ। ਸੈਨਾ ਨੂੰ ਵੇਖ ਕੇ ਅਤੇ ਬਹੁਤ _ਬਲ _ਧਾਰਨ ਕਰ ਕੇ 
ਲਲਕਾਰਦਾ ਹੋਇਆ ਪੈ ਗਿਆ ਹੈ ਅਤੇ ਮਨ ਵਿਚ ਜ਼ਰਾ ਜਿੰਨਾ ਨਹੀਂ 


ਹੈ। ਵੈਰੀਆਂ ਦੇ ਹੋਸ਼ ਗੁੰਮ ਹੋ ਗਏ ਅਤੇ ਕੋਈ ਵੀ ਵਿਚ ਸ਼ 
ਹੈ। (ਰਾਜੇ ਨੇ) ਅਨੇਕਾਂ _(ਸੂਰਮੇ) ਯੁੱਧ _ਵਿਚ _ਮਾਰ _ਦਿੱਤੇ _ਹਨ। _ਕਈ _ਪਾਣੀ ਹੀ 
ਪੁਕਾਰਦੇ _ਹਨ _ ਅਤੇ _ ਕਈ _ ਸੈਨਤਾਂ (ਕਰ _ਕੇ ਪਾਣੀ ਮੰਗਦੇ 


੫੨੬ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਭਜੀ ਸੈਨ ਜਬ _ਪਾਡਵੀ _ਕਿਸਨ ਬਿਲੋਕੀ ਨੈਨ। 
ਦੁਰਜੋਧਨ ਸੋ ਯੋ ਕਹੀ ਤੁਮ ਧਾਵਹੁ ਲੈ _ਸੈਨ। ੧੬੨੫। 
ਹਵੀਯਾਂ 
ਯੌ ਸੁਨਿ ਕੈ ਹਰਿ ਕੀ ਬਤੀਆ ਸਜਿ ਕੈ ਦੁਰਜੋਧਨ ਸੈਨ _ਸਿਧਾਰਿਓ। 
ਭੀਖਮ ਆਗੈ _ਭਯੋ ਸੰਗ _ਭਾਨੁਜ ਦ੍ਰੋਣ ਕ੍ਰਿਪਾ ਦਿਜ ਸਾਥ _ਪਧਾਰਿਓ। 
ਧਾਇ ਪਰੇ ਅਰਰਾਇ ਸਬੈ ਤਿਹ ਭੂਪਤਿ ਸੋ ਅਤਿ ਹੀ ਰਨ ਪਾਰਿਓ। 


ਆਗੇ ਹੁਇ ਭੂਪ ਲਰਿਓ ਨ ਡਰਿਓ ਸਭ ਕਉ ਸਰ ਏਕ ਹੀ ਏਕ ਪ੍ਰਹਾਰਿਓ। ੧੬੨੬। 


ਤਬ ਭੀਖਮ ਕੋਪ ਕੀਓ ਮਨ ਮੈ ਇਹ ਭੂਪਤਿ ਪੈ ਬਹੁ ਤੀਰ ਚਲਾਏ। 

ਆਵਤ ਬਾਨ ਸੋ ਬਾਨ ਕਟੇ ਖੜਗੇਸ ਮਹਾ ਅਸਿ _ਲੈ ਕਰਿ ਧਾਏ। 

ਹੋਤ ਭਯੋ ਤਹ ਜੁਧੁ ਬਡੋ ਰਿਸਿ ਭੀਖਮ ਕੋ ਨ੍ਰਿਪ ਬੈਨ ਸੁਨਾਏ। 

ਤਉ ਲਖਿ ਹੋ ਹਮਰੇ ਬਲ ਕਉ ਜਬ ਹੀ ਜਮ ਕੇ ਬਸਿ ਹੋ ਗ੍ਰਿਹ ਜਾਏ। ੧੬੨੭। 


ਦੰਹਰਾ 
ਭਜਤ ਨ ਭੀਖਮ ਜੁਧ ਤੇ ਭੂਪ ਲਖੀ ਇਹ ਗਾਥ। 
ਸੀਸ ਕਟਿਓ ਤਿਹ ਸੂਤ ਕੋ ਏਕ ਬਾਨ ਕੇ ਸਾਥ। ੧੬੨੮। 


ਹਵੀਯਾਂ 
ਅਸੂ ਲੈ ਭੀਖਮ ਕੋ _ਭਜਿ ਗੇ ਤਬ ਹੀ ਦੁਰਜੋਧਨ ਕੋਪ ਭਰਿਓ। 
ਸੰਗ ਦ੍ਰੋਣ ਕੋ ਪੁਤਰ ਕ੍ਰਿਪਾ ਬਰ ਲੈ ਬਰਮਾਕ੍ਰਿਤ ਜਾਦਵ ਜਾਇ ਪਰਿਓ। 
ਧਨੁ ਬਾਨ ਲੈ ਦੁਉਣ ਹੂੰ ਆਪ ਤਬੈ ਹਠ ਠਾਨਿ ਰਹਿਓ ਨਹਿ ਨੈਕੁ ਡਰਿਓ। 
ਕਰਵਾਰਿ _ਕਟਾਰਿਨਿ ਸੂਲਨਿ ਸਾਂਗਨਿ _ਚਕੂਨਿ ਕੋ ਅਤਿ ਜੂਝ _ਕਰਿਓ। ੧੬੨੯। 


ਕਾਨ ਨੂ: ਲਾਲ ਖੜਗੇਲ਼ ਸੱ 
ਹਾਵੀਯਾਂ 
ਤਉ ਹੀ ਲਉ ਜਦੁਬੀਰ ਲੀਏ ਧਨੁ ਸ੍ਰੀ _ਖੜਗੇਸ ਕਉ ਬੈਨ ਸੁਨਾਯੋ। 
ਮਾਰਤ ਹਉ ਹਠਿ ਕੈ ਸਠਿ ਤੋ ਕਹੁ ਕਾ ਭਯੋ ਜੁ ਅਤਿ ਜੁਧੁ ਮਚਾਯੋ। 
ਏਕ ਘਰੀ ਲਰਿ ਲੈ ਮਰਿ ਹੈ ਅਬ ਜਾਨਤ ਹਉ ਤੁਯ ਕਾਲ ਹੀ ਆਯੋ। 
ਚੇਤ ਰੇ ਚੇਤ ਅਜਉ ਚਿਤ ਮੈ ਹਰਿ ਇਉ ਕਹਿ ਕੈ ਧਨੁ ਬਾਨ ਚਲਾਯੋ। ੧੬੩0। 


ਕ੍ਰਿਸਨਾਵਤਾਰ ੫੨੭ 
ਦੰਹਰਾ 
ਜਦੋਂ _ਪਾਂਡਵਾਂ _ਦੀ ਸੈਨਾ ਨੂੰ _ਭਜਦੇ ਹੋਇਆਂ ਕ੍ਰਿਸ਼ਨ ਨੇ ਅੱਖੀਂ ਵੇਖਿਆ, ਤਦੋਂ 
ਦੁਰਯੋਧਨ ਨੂੰ ਇਸ ਤਰ੍ਹਾਂ ਕਿਹਾ ਕਿ (ਹੁਣ) ਤੂੰ ਸੈਨਾ ਲੈ ਕੇ ਧਾਵਾ ਬੋਲ।੧੬੨੫। 
੭ਾਵੀਯਾ 


ਇਸ ਤਰ੍ਹਾਂ ਸਹੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ, ਦੁਰਯੋਧਨ ਸੈਨਾ ਨੂੰ ਸਜਾ ਕੇ (ਯੁੱਧ 
ਲਈ) ਤੁਰ ਪਿਆ ਹੈ। `ਭੀਸ਼ਮ _ਪਿਤਾਮਾ ਅਗੇ ਹੋਇਆ ਹੈ ਅਤੇ (ਉਸ ਦੇ) ਨਾਲ ਕਰਨ 
(ਭਾਨੂਜ), _ਦ੍ਰੋਣਾਚਾਰੀਆ ਅਤੇ _ਕ੍ਰਿਪਾਚਾਰੀਆ ਬ੍ਰਾਹਮਣ _ਵੀ ਚਲੇ _ਹਨ। ਸਾਰੇ _ਹੀ _ਅਰੜਾ 
ਹਨ ਅਤੇ ਉਨ੍ਹਾਂ ਨੇ ਰਾਜੇ _ਨਾਲ _ਬਹੁਤ _ਤਕੜਾ ਯੁੱਧ _ਕੀਤਾ 
ਹੈ। ਰਾਜਾ (ਖੜਗ ਸਿੰਘ) ਅਗੇ ਹੋਕੇ ਲੜਿਆ ਹੈ ਅਤੇ (ਬਿਲਕੁਲ ਕਿਸੇ ਪਾਸੋਂ) ਨਹੀਂ 
ਨੂੰ ਇਕ ਇਕ ਹੀ ਬਾਣ ਮਾਰਿਆ _ਹੈ।੧੬੨੬। 
ਮਨ 
ਨੇ 


ਰਾਜੇ ਨੇ ਇਹ ਗੱਲ ਸਮਝ _ਲਈ _ਕਿ _ਭੀਸ਼ਮ _ਪਿਤਾਮਾ ਯੁੱਧ ਵਿਚੋਂ _ਭਜਣ ਵਾਲਾ 
ਨਹੀਂ ਹੈ। (ਇਹ ਸੋਚ ਕੇ ਰਾਜੇ ਨੇ) ਉਸ ਦੇ ਰਥਵਾਨ ਦਾ ਸਿਰ ਇਕ _ਬਾਣ ਨਾਲ ਕਟ 
ਦਿਿੱਤਾ।੧੬੨੮। 
੭ਾਵੀਯਾ 

(ਰਥਵਾਨ ਦੇ ਮਰਨ ਕਰ ਕੇ) ਘੋੜੇ ਭੀਸ਼ਮ ਨੂੰ ਲੈ ਕੇ (ਯੁੱਧ-ਭੂਮੀ ਤੋਂ) ਭਜ ਨਿਕਲੇ, 
ਤਦ ਹੀ _ਦੁਰਯੋਧਨ _ਕ੍ਰੋਧ _ਨਾਲ _ਭਰ _ਗਿਆ। _ਦ੍ਰੋਣਚਾਰੀਆ _ਦੇ _ ਪੁੱਤਰ _ (ਅਸ਼੍ਹਸਥਾਮਾ), 
ਕ੍ਰਿਪਾਚਾਰੀਆ ਅਤੇ _ਬਰਮਾਕ੍ਰਿਤ ਯਾਦਵ ਨੂੰ ਨਾਲ ਲੈ ਕੇ (ਉਹ ਖੜਗ _ਸਿੰਘ ਉਤੇ) ਜਾ 
ਪਿਆ। ਤਦੋਂ ਦ੍ਰੋਣਚਾਰੀਆ ਵੀ _ਧਨੁਸ਼ ਅਤੇ _ਬਾਣ ਲੈ ਕੇ ਹਠ ਪੂਰਵਕ ਡਟ ਗਿਆ ਅਤੇ 
ਜ਼ਰਾ ਜਿੰਨਾ ਨ _ਡਰਿਆ। ਤਲਵਾਰਾਂ, ਕਟਾਰਾਂ, ਤ੍ਰਿਸ਼ੂਲਾਂ, ਸਾਂਗਾਂ ਅਤੇ ਚੱਕਰਾਂ ਨਾਲ _(ਸਾਰਿਆਂ 
ਨੇ) ਭਿਆਨਕ _ ਯੁੱਧ _ ਕੀਤਾ।੧੬੨੯। 
/ਕੈਸ਼ਨ ਲੀਨੇ ਖੜਨਾ /ਨ% ਨੂੰ /ਨਹਾ-- 
੭ਾਵੰਯਾ 

ਉਸ ਵੇਲੇ ਹੀ ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਖੜਗ ਸਿੰਘ ਨੂੰ ਕਿਹਾ-- 'ਮੈਂ (ਤੈਨੂੰ 
ਹੁਣੇ) ਮਾਰਦਾ ਹਾਂ। ਹੇ ਮੂਰਖ! ਕੀ ਹੋਇਆ, ਜੇ ਤੂੰ ਹਠ ਪੂਰਵਕ ਬਹੁਤ _ਭਾਰੀ ਯੁੱਧ 
ਮਚਾਇਆ _ਹੈ। ਇਕ _ਘੜੀ (ਹੋਰ) ਲੜ ਲੈ, ਹੁਣੇ ਮਰ _ਜਾਏਂਗਾ। ਮੈਂ ਜਾਣਦਾ ਹਾਂ ਕਿ 
ਤੇਰਾ ਕਾਲ ਹੀ ਆ ਗਿਆ ਹੈ। ਅਜੇ ਵੀ ਚਿਤ ਵਿਚ ਚੇਤੇ ਕਰ ਲੈ” -- ਇਹ ਕਹਿ 
ਕੇ ਸ੍ਰੀ ਕ੍ਰਿਸ਼ਨ ਨੇ ਧਨੁਸ਼ ਤੋਂ ਬਾਣ ਚਲਾ _ਦਿੱਤਾ।੧੬੩0। 


੫੨੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਆਵਤ ਸਰ ਸੋ _ਕਾਟਿ ਕੈ ਰਿਸਿ ਬੋਲਿਯੋ ਖੜਗੇਸ। 
ਮੁਹਿ ਪਉਰਖ _ਜਾਨਤ ਸਕਲ _ਸੇਸ _ਸੁਰੇਸ _ਮਹੇਸ। _੧੬੩੧। 


ਕਾ/ਭਤ 
ਭਖ ਜੈ ਹਉ ਭੂਤਨ ਭਜਾਇ ਦੈਹੋ ਸੁਰਾਸੁਰ 
ਸ੍ਯਾਮ ਪਟਿਕੈ ਹੋ ਭੂਮਿ ਭੁਜਾ ਅਸਿ ਜੋ _ਗਹਉ। 
ਭੈਰਵ ਨਚੈ ਹਉ ਭਾਰੀ ਜੁਧਹਿ ਮਚੈ ਹਉ 
ਪੁਨਿ ਭਾਜ ਹੂੰ ਨ ਜੈ ਹਉ ਸੁਨਿ ਸਾਚੀ ਹਰਿ ਹਉ ਕਹਉ। 
ਕਹਾ _ਦੁਉਣ ਦਿਜ ਕਉ ਸੰਘਾਰਤ ਨ ਲਾਗੈ ਪਲ 
ਮਾਰੋ ਦਲ ਬਲਿ ਇੰਦੂ ਜਮ ਰੁਦੂ ਜੋ ਚਹਉ। 
ਰਾਧਿਕਾ ਰਵਨ ਤਉ ਤੇਰੇ ਰਨ ਜੁਰੇ ਆਜੁ 
ਛਤ੍ਰੀ ਖੜਗੇਸ ਹੁਇ ਕੈ ਐਸੋ ਬੋਲ ਹਉ ਸਹਉ। ੧੬੩੨। 
ਛਪੀ ਛੰਦ 
ਤਬਹਿ ਦੁਉਣ ਰਿਸ ਕੋ ਬਢਾਇ ਨ੍ਰਿਪ ਸਉਹੈ ਧਾਯੋ। 
ਅਸਤੁ _ਸਸਤੁ ਗਹਿ ਪਾਨਿ ਬਹੁਤੁ ਬਿਧਿ ਜੁਧ ਮਚਾਯੋ। 
ਅਧਿਕ ਸੂਉਣ ਤਨ ਭਰੇ ਲਰੇ ਭਟ ਘਾਇਲ ਐਸੇ। 
ਲਾਲ _ਗੁਲਾਲ ਭਰੇ ਪਟਿ ਖੇਲਤ _ਚਾਚਰ ਜੈਸੇ। 
ਤਬ ਦੇਖਿ ਸਭੈ ਸੁਰ ਯੋ ਕਹੈ ਧਨਿ ਦਿਜ ਧਨਿ ਸੁ ਭੂਪ ਤੁਅ। 
ਜੁਗ ਚਾਰਨ ਮੈ ਅਬ ਲਉ ਕਹੂੰ ਐਸੇ ਜੁਧ ਨ ਭਯੋ ਭੁਅ। ੧੬੩੩। 


ਦੰਹਰ” 
ਘੇਰਿਓ ਤਬ _ਖੜਗੇਸ ਕਉ ਪਾਡਵ ਸੈਨ ਰਿਸਾਇ। 
ਪਾਰਥ _ਭੀਖਮ ਭੀਮ _ਦਿਜ ਦੁਉਣ ਕ੍ਰਿਪਾ ਕੁਰ ਰਾਇ। ੧੬੩੪। 


ਕਾ/ਭਤ 


ਜੈਸੇ ਬਾਰ ਖੇਤ ਕਉ ਜੁ ਕਾਲ ਫਾਸ ਚੇਤ ਕਉ 

ਸੁ ਭਿਛ ਦਾਨ ਦੇਤ ਕਉ ਸੁ ਕੰਕਨ ਜਿਉ ਕਰ ਕੋ। 
ਜੈਸੇ ਦੇਹ ਪ੍ਰਾਨ ਕਉ ਪੂਵੇਖ ਸਸਿ ਭਾਨੁ ਕਉ। 
ਅਗਿਆਨ ਜੈਸੇ ਗਿਆਨ ਕਉ ਸੁ ਗੋਪੀ ਜੈਸੇ ਹਰਿ ਕੋ। 
ਜਿਉ ਤੜਾਗ ਆਪ ਕਉ ਸੁ ਮਾਲਾ ਜੈਸੇ ਜਾਪੁ ਕਉ 
ਸੋ ਪੁੰਨਿ ਜੈਸੇ ਪਾਪ ਕਉ ਜਿਉ ਆਲ ਬਾਲ ਤਰੁ ਕੋ। 
ਜੈਸੇ ਉਡ ਧੂਅ ਕਉ ਸਮੁਦਰ ਜੈਸੇ _ਭੂਅ ਕਉ 

ਸੁ ਤੈਸੇ ਘੇਰਿ ਲੀਨੋ ਹੈ ਖੜਗ ਸਿੰਘ ਬਰ ਕੋ। ੧੬੩੫। 


ਕ੍ਰਿਸਨਾਵਤਾਰ ੫੨੯ 


ਦੰਹਰ” 

ਆਉਂਦੇ _ਹੋਏ (ਬਾਣ ਨੂੰ) ਬਾਣ ਨਾਲ _ਕਟ ਕੇ ਕ੍ਰੋਧਵਾਨ ਹੋਕੇ ਖੜਗ _ਸਿੰਘ 
ਬੋਲਿਆ ਕਿ ਮੇਰੇ _ਬਲ ਨੂੰ ਸ਼ੇਸ਼ਨਾਗ, _ਇੰਦਰ _ਅਤੇ _ਸ਼ਿਵ _(ਆਦਿ) ਸਾਰੇ ਜਾਣਦੇ 
ਹਨ।੧੬੩੧। 
ਕਾ/ਭੱਤਾ 

ਹੇ ਕ੍ਰਿਸ਼ਨ! ਜਦੋਂ ਮੈਂ _ ਤਲਵਾਰ _ਫੜਾਂਗਾ (ਤਦੋਂ) ਭੂਤਾਂ ਨੂੰ _ਚਬ _ ਜਾਵਾਂਗਾ, _ਦੈੱਤਾਂ 
ਅਤੇ _ਦੇਵਤਿਆਂ ਨੂੰ _(ਯੁੱਧ-ਖੇਤਰ ਵਿਚੋਂ) _ਭਜਾ _ਦਿਆਂਗਾ _ਅਤੇ (ਤੈਨੂੰ) _ਬਾਹੋਂ _ਪਕੜ _ਕੇ 
ਧਰਤੀ _ਉਤੇ _ਪਟਕਾ _ਮਾਰਾਂਗਾ। _ਭੈਰਵ ਨੂੰ (ਲੜਾਈ _ਦੇ ਮੈਦਾਨ ਵਿਚ) _ਨਚਾਵਾਂਗਾ _ਅਤੇ 
ਭਾਰੀ ਯੁੱਧ _ਮਚਾਵਾਂਗਾ। ਹੇ ਕ੍ਰਿਸ਼ਨ! ਸੁਣ, ਮੈਂ ਸੱਚੀ ਗੱਲ ਕਹਿੰਦਾ ਹਾਂ, ਫਿਰ ਤੂੰ ਭਜ ਕੇ 
ਨ _ਜਾਈਂ। ਦ੍ਰੋਣਾਚਾਰੀਆ ਬ੍ਰਾਹਮਣ _ਕੀ ਹੈ, _(ਉਸ ਨੂੰ) ਮਾਰਨ _ਲਈ _ਪਲ _ਵੀ ਨਹੀਂ 
ਲਗਦਾ। ਜੇ ਮੈਂ ਚਾਹਾਂ, ਤਾਂ ਇੰਦਰ, _ਯਮ _ਅਤੇ ਰੁਦੂ ਨੂੰ ਦਲ ਬਲ _ਸਹਿਤ ਮਾਰ _ਦਿਆਂ। 
ਹੇ ਰਾਧਾ ਨਾਲ _ਰਮਣ _ਕਰਨ ਵਾਲੇ ਕ੍ਰਿਸ਼ਨ! ਤਦ ਹੀ ਅਜ ਤੇਰੇ ਨਾਲ ਯੁੱਧ ਵਿਚ ਜੁਟੇ 
ਹੋਣ ਕਰ ਕੇ (ਮੈਂ) ਖੜਗ ਸਿੰਘ ਛਤ੍ਰੀ ਹੋ ਕੇ ਵੀ ਅਜਿਹੇ ਤਿਖੇ ਬੋਲ ਸਹਾਰ ਰਿਹਾ 
ਹਾਂ।੧੬੩੨। 
ਛਹੀ ਛੰਦ 

ਤਦ ਗੁੱਸੇ ਨੂੰ ਵਧਾ ਕੇ ਦ੍ਰੋਣਾਚਾਰੀਆ ਰਾਜੇ (ਖੜਗ _ ਸਿੰਘ) ਦੇ ਸਾਹਮਣੇ 
ਆਇਆ। _ ਹੱਥ _ਵਿਚ _ਅਸਤ੍ਰ-ਸ਼ਸਤੁ _ਧਾਰਨ _ਕਰ _ਕੇ _ਬਹੁਤ _ਤਰ੍ਹਾਂ _ਨਾਲ ਯੁੱਧ _ਮਚਾਇਆ। 
(ਦੋਵੇਂ) ਯੋਧੇ ਅਜਿਹੇ ਲੜੇ _ਅਤੇ ਘਾਇਲ ਹੋਏ 
ਅਤੇ _ਬਸਤੁ _ (ਅਜਿਹੇ) ਲਾਲ ਹੋ ਗਏ, ਜਿਵੇਂ 
ਹੁੰਦੇ _ਹਨ। ਤਦ ਸਾਰੇ ਦੇਵਤੇ ਵੇਖ ਕੇ ਇੰਜ 
ਧੰਨ ਹੈ ਅਤੇ ਰਾਜਾ ਖੜਗ ਸਿੰਘ ਤੂੰ ਵੀ ਧੰਨ ਹੈ। ਕਿਉਂਕਿ ਚੌਹਾਂ ਯੁਗਾਂ ਵਿਚ ਹੁਣ ਤਕ 
ਧਰਤੀ _ਉਤੇ ਕਿਧਰੇ _ਵੀ ਅਜਿਹਾ ਯੁੱਧ ਨਹੀਂ _ਹੋਇਆ।੧੬੩੩। 


ਦੰਹਰਾ 

ਤਦ ਫਿਰ ਪਾਂਡਵ ਸੈਨਾ ਨੇ _ਕੋਧਿਤ ਹੋ ਕੇ ਅਰਜਨ, _ਭੀਸ਼ਮ _ਪਿਤਾਮਾ, ਭੀਮ ਸੈਨ, 
ਦੋੋਣਾਚਾਰੀਆ ਬ੍ਰਾਹਮਣ, _ਕ੍ਰਿਪਾਚਾਰੀਆ _ ਅਤੋ _ਦੁਰਯੋਧਨ _('ਕੁਰ _ਰਾਇ”) ਨੇ ਖੜਗ _ ਸਿੰਘ 
ਨੂੰ ਘੇਰ _ਲਿਆ।੧੬੩੪। 
ਕਾ/ਬੱਤਾ 

ਜਿਵੇਂ ਵਾੜ ਖੇਤ ਨੂੰ, ਸਿਮਰਨ ਕਾਲ ਦੇ ਫੌਧੇ ਨੂੰ, ਮੰਗਤੇ _ਦਾਨ _ਦੇਣ ਵਾਲੇ ਨੂੰ 
ਅਤੇ _ਕੰਗਣ ਹੱਥ ਨੂੰ (ਘੇਰ ਲੈਂਦੇ ਹਨ); ਜਿਵੇਂ ਦੇਹ ਨੇ ਪ੍ਰਾਣਾਂ ਨੂੰ, ਪ੍ਰਵਾਰ ਨੇ ਸੂਰਜ ਤੇ 
ਚੰਦਰਮਾ ਨੂੰ, ਅਗਿਆਨ ਨੇ ਗਿਆਨ ਨੂੰ ਅਤੇ _ਗੋਪੀਆਂ ਨੇ ਕ੍ਰਿਸ਼ਨ ਨੂੰ (ਘੇਰਿਆ ਹੁੰਦਾ ਹੈ); 
ਜਿਵੇਂ ਤਾਲਾਬ _ਪਾਣੀ ਨੂੰ, ਜਿਵੇਂ _ਮਾਲਾ ਜਪ ਨੂੰ ਪੁੰਨ ਪਾਪ ਨੂੰ ਅਤੇ ਜਿਵੇਂ 


੫੩0 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੰਯ” 
ਘੇਰਿ ਲਯੋ _ਖੜਗੇਸ ਜਬੈ ਤਬ ਹੀ _ਦੁਰਜੋਧਨ ਕੋਪ ਭਯੋ _ਹੈ। 
ਪਾਰਥ ਭੀਮ ਜੁਧਿਸਟਰ ਭੀਖਮ ਅਉਰ _ਹਲੀ ਹਲ ਪਾਨਿ ਲਯੋ ਹੈ। 
ਭਾਨੂਜ ਦੂਉਣ ਜੁ ਅਉਰ ਕ੍ਰਿਪਾ ਸੁ ਕ੍ਰਿਪਾਨ ਲਏ ਅਰਿ ਓਰਿ ਗਯੋ ਹੈ। 
ਅਤੂਨ _ਲਾਤਨ _ਮੂਕਨ _ਦਾਤਨ ਕੋ ਤਹਾ ਆਹਵ ਹੋਤ ਭਯੋ _ਹੈ। _੧੬੩੬। 


ਸੀ _ਖੜਗੇਸ ਲਯੋ ਧਨੁ _ਬਾਨ ਸੰਭਾਰਿ ਕਈ ਅਰਿ ਕੋਟਿ ਸੰਘਾਰੇ। 
ਬਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਗਿਰਿ ਸੇ ਧਰਿ ਕਾਰੇ। 
ਘਾਇਲ ਏਕ ਪਰੇ ਤਰਫੈ ਸੁ ਮਨੋ _ਕਰਸਾਯਲ ਸਿੰਘ ਬਿਡਾਰੇ। 
ਏਕ _ਬਲੀ _ਕਰਵਾਰਨ ਸੋ ਅਰਿ ਲੋਥ ਪਰੀ ਤਿਹ ਮੂੰਡ ਉਤਾਰੇ। ੧੬੩੭। 


ਭੂਪਤਿ _ਬਾਨ ਕਮਾਨ ਗਹੀ _ਜਦੁਬੀਰਨ ਕੇ ਅਭਿਮਾਨ _ਉਤਾਰੇ। 
ਫੇਰਿ ਲਈ ਜਮਧਾਰਿ ਸੰਭਾਰਿ ਹਕਾਰ ਕੇ ਸਤ੍ਨ ਕੇ ਉਰ ਫਾਰੇ। 
ਘਾਇ ਏਕ ਗਿਰੇ ਰਨ ਮੈ ਅਪਨੇ ਮਨ ਮੈ ਜਗਦੀਸ ਸੰਭਾਰੇ। 
ਤੇ ਵਹ ਮੋਖ ਭਏ ਤਬ ਹੀ ਭਵ ਕੋ ਤਰ ਕੈ ਹਰਿ ਲੋਕਿ ਪਧਾਰੇ। ੧੬੩੮। 


ਦੰਹਰ” 
ਨਿਪਟ ਸੁਭਟ ਚਟਪਟ ਕਟੇ ਖਟਪਟ ਕਹੀ ਨ ਜਾਇ। 
ਸਟਪਟ ਜੇ _ਭਾਜੇ _ਤਿਨਹੁ _ਪਾਰਥ _ਕਹਿਓ _ਸੁਨਾਇ। ੧੬੩੯। 


ਮਾਵੀੰਯ” 
ਸੀ ਬ੍ਰਿਜਰਾਜ ਕੈ ਕਾਜ ਕੋ ਆਜ ਕਰੋ ਸਭ ਹੀ ਭਟ ਨਾਹਿ ਟਰੋ। 
ਧਨੁ ਬਾਨ _ਸੰਭਾਰ ਕੈ ਪਾਨਨ ਮੈ ਅਰਿ ਭੂਪਤਿ ਕਉ ਲਲਕਾਰਿ ਪਰੋ। 
ਮੁਖ ਤੇ ਮਿਲਿ ਮਾਰ ਹੀ ਮਾਰ ਰਰੋ ਅਪੁਨੇ ਅਪੁਨੇ ਹਥਿਯਾਰ ਧਰੋ। 
ਤੁਮ ਤੋ ਕੁਲ ਕੀ ਕਛੁ ਲਾਜ ਕਰੋ ਖੜਗੇਸ ਕੇ ਸੈਗਿ ਲਰੋ_ਨ_ਡਰੋ। ੧੬੪0। 


ਭਾਨੂਜ ਕੋਪ ਭਯੋ ਚਿਤ ਮੈ ਤਿਹ ਭੂਪਤਿ ਕੇ ਹਠਿ _ਸਾਮੁਹੇ ਧਾਯੋ। 

ਚਾਪ ਚਢਾਇ ਲਯੋ ਕਰ ਮੈ ਸਰ ਯੋ ਤਬ ਹੀ ਇਕ ਬੈਨ ਸੁਨਾਯੋ। 

ਆਯੋ ਹੈ ਕੇਹਰਿ ਕੇ ਮੁਖ ਮੈ ਮ੍ਰਿਗ ਐਸੇ ਕਹਿਯੋ ਨ੍ਰਿਪ ਤਊ ਸੁਨਿ ਪਾਯੋ। 
ਭੂਪਤਿ ਹਾਥਿ ਲਯੋ ਧਨੁ ਬਾਨ _ਸੰਭਾਰਿ ਕਹਿਓ ਮੁਖ ਤੇ _ਸਮਝਾਯੋ। _੧੬੪੧। 


ਭਾਨੂਜ ਕਾਹੇ ਕਉ ਜੁਝਿ ਮਰੋ ਗ੍ਰਿਹ ਜਾਹੁ ਭਲੋ ਦਿਨ ਕੋਇਕ ਜੀਜੋ। 
ਖਾਤ ਹਲਾਹਲ ਕਿਉ ਅਪਨੇ ਕਰਿ ਜਾਇ ਕੈ ਧਾਮੁ ਸੁਧਾ ਰਸੁ ਪੀਜੋ। 
ਯੌ ਕਹਿ ਭੂਪਤਿ ਬਾਨ ਹਨਿਓ ਮੁਖ ਤੇ ਕਹਿਯੋ ਜੁਧਹਿ ਕੋ ਫਲੁ ਲੀਜੋ। 
ਲਾਗਤਿ _ਬਾਨ _ਗਿਰਿਓ ਮੁਰਛਾਇ ਕੈ _ਸੁਉਨ _ਗਿਰਿਓ _ਸਗਰੋ ਅੰਗ _ਭੀਜੋ। _੧੬੪੨। 


ਕ੍ਰਿਸਨਾਵਤਾਰ ੫੩੧ 


ਜਦੋਂ ਖੜਗ ਸਿੰਘ ਨੂੰ ਘੇਰਾ _ਪਾ ਲਿਆ _ਗਿਆ, ਤਦੋਂ _ਦੁਰਯੋਧਨ _ਬਹੁਤ _ਕ੍ਰੋਧਿਤ 
ਹੋਇਆ। ਅਰਜਨ, _ਭੀਮ _ਸੈਨ, _ਯੁਧਿਸ਼ਠਰ, _ਭੀਸ਼ਮ _ਪਿਤਾਮਾ _ਅਤੇ _ਬਲਰਾਮ _ਨੇ ਹੱਥ _ਵਿਚ 
ਹਲ ਚੁਕ _ਲਿਆ ਹੈ। ਕਰਨ _('ਭਾਨੁਜ”), ਦ੍ਰੋਣਾਚਾਰੀਆ ਅਤੇ _ਕ੍ਰਿਪਾਚਾਰੀਆ _ਕ੍ਰਿਪਾਨਾਂ _ਲੈ 
ਕੇ ਵੈਰੀ ਵਲ ਵਧੇ ਹਨ। _ਅਸਤ੍ਹਾਂ, ਲੱਤਾਂ, ਮੁਕਿਆਂ, ਦੰਦਾਂ ਦਾ ਉਥੇ ਯੁੱਧ ਹੋਣ ਲਗ _ਗਿਆ 
ਹੰ।੧੬੩੬। 


ਦਿੱਤਾ ਹੋਵੇ। ਕਈ _ਬਲਵਾਨਾਂ ਨੇ _ਤਲਵਾਰਾਂ 


ਹਨ 
ਉਸੇ ਵੇਲੇ ਸੰਸਾਰ ਤੋ ਤਰ ਕੇ ਬੈਕੁੰਠ ਵਿਚ _ਚਲੇ _ਗਏ _ਹਨ।੧੬੩੮। 


ਹੋ ਗਏ ਉ ਕ 
ਦੰਹਾਰਾ 

(ਜੋ) ਨਿਪਟ ਪੁਬਲ ਯੋਧੇ ਸਨ, (ਉਹ) ਝਟ ਪਟ ਕਟੇ ਗਏ _ਹਨ। (ਉਸ) ਲੜਾਈ 
ਦਾ ਬਿਆਨ ਨਹੀਂ ਕੀਤਾ _ਜਾ__ਸਕਦਾ। _ਪਰ _ਜੋ _ਸਰਪਟ _ਭਜੇ _ਜਾ ਰਹੇ ਹਨ, ਉਨ੍ਹਾਂ ` ਨੂੰ 
ਅਰਜਨ _ਨੇ ਕਹਿ ਕੇ ਸੁਣਾਇਆ _ਹੈ।੧੬੩੯। 


ਹਾਵੀਲ” 

ਹੇ ਸਾਰੇ ਸ਼ੂਰਵੀਰੋ! ਸ੍ਰੀ ਕ੍ਰਿਸ਼ਨ ਦੇ ਕਾਰਜ ਨੂੰ ਅਜ ਕਰ ਦਿਓ ਅਤੇ ਪਿਛੇ ਨ ਹਟੋ। 
ਹੱਥਾਂ _ਵਿਚ _ਧਨੁਸ਼ _ਬਾਣ _ਸੰਭਾਲ _ਕੇ ਰਾਜਾ (ਖੜਗ _ਸਿੰਘ) ਨੂੰ _ਲਲਕਾਰਾ ਮਾਰ ਕੇ ਪੈ 
ਜਾਓ। (ਸਾਰੇ) ਮਿਲ ਕੇ ਮੂੰਹ ਤੋਂ _ਮਾਰੋ-ਮਾਰੋ ਬੋਲੋ _ਅਤੇ ਆਪਣੇ ਆਪਣੇ ਹਥਿਆਰ _ਧਾਰਨ 
ਕਰ _ਲਵੋ। ਤੁਸੀਂ ਕੁਝ ਤਾਂ ਕੁਲ ਦੀ ਲਾਜ ਰਖੋ, ਡਰੋ ਨ ਅਤੇ ਖੜਗ ਸਿੰਘ ਨਾਲ ਯੁੱਧ 
ਕਰੇਂ ।੧੬੪0। 


ਕਰਨ _ਚਿਤ _ਵਿਚ _ਕ੍ਰੋਧਵਾਨ ਹੋਇਆ ਹੈ ਅਤੇ _ਹਠ-ਪੂਰਵਕ ਰਾਜੇ ਦੇ _ਸਾਹਮਣੇ 
ਆ ਡਟਿਆ ਹੈ। ਹੱਥ ਵਿਚ ਧਨੁਸ਼ ਧਾਰਨ _ਕਰ ਕੇ ਉਸ ਵਿਚ ਬਾਣ ਚੜ੍ਹਾ _ਲਿਆ ਹੈ। 
ਅਤੇ _ਉਸ ਵੇਲੇ ਮੂੰਹ ਵਿਚੋਂ ਇਹ ਬੋਲ ਸੁਣਾਇਆ ਹੈ ਕਿ ਸ਼ੇਰ ਦੇ ਮੂੰਹ ਵਿਚ ਹਿਰਨ 
ਆ ਗਿਆ ਹੈ। ਇਸ ਤਰ੍ਹਾਂ ਕਿਹਾ ਅਤੇ ਰਾਜੇ ਨੇ ਸੁਣ ਲਿਆ। (ਉਧਰ) ਰਾਜੇ ਨੇ ਹੱਥ 
ਵਿਚ _ਧਨੁਸ਼ _ਬਾਣ ਲੈ ਕੇ ਅਤੇ ਸੰਭਾਲ _ਕੇ ਮੂੰਹ _ਤੋਂ ਕਿਹਾ _ਅਤੇ _ਸਮਝਾਇਆ।੧੬੪੧। 

ਹੇ ਕਰਨ! ਕਿਸ ਲਈ ਜੂਝ ਕੇ ਮਰਦਾ ਹੈਂ! ਚੰਗਾ ਹੈ, _ਘਰ _ਚਲਾ ਜਾ _ਅਤੇ ਕਈ 
ਦਿਨ ਹੋਰ ਜੀ ਲੈ। ਆਪਣੇ ਹੱਥ _ਨਾਲ _'ਹਲਾਹਲ” _(ਵਿਸ਼) ਕਿਉਂ ਖਾਉਂਦਾ ਹੈਂ, ਘਰ ਜਾ 
ਕੇ ਅੰਮ੍ਰਿਤ ਰਸ ਨੂੰ ਪੀ। ਇਹ ਕਹਿ ਕੇ ਰਾਜੇ ਨੇ ਬਾਣ ਦੇ ਮਾਰਿਆ ਅਤੇ ਕਿਹਾ ਕਿ 
(ਇਹ) ਯੁੱਧ ਦਾ ਫਲ _ਲੈ। _ਬਾਣ ਦੇ ਲਗਦਿਆਂ ਹੀ (ਕਰਨ) ਬੇਹੋਸ਼ ਹੋ ਕੇ ਡਿਗ ਪਿਆ 


ਹੈ ਅਤੇ ਲਹੂ ਦੇ _ਵਗਣ ਨਾਲ (ਉਸ ਦਾ) ਸਾਰਾ ਸ਼ਰੀਰ _ਲਥ-ਪਥ ਹੋ __ਗਿਆ।੧੬੪੨। 


੫੩੨ 


ਸੀ _ਦਸਮ-ਗ੍ਰੰਥ ਸਾਹਿਬ 


ਤਉ ਹੀ ਲਉ ਭੀਮ ਗਦਾ ਗਹਿ ਕੈ ਪੁਨਿ ਪਾਰਥ ਲੈ ਕਰ ਮੈ ਧਨ ਧਾਯੋ। 
ਭੀਖਮ ਦ੍ਰੋਣ ਕ੍ਰਿਪਾ ਸਹਦੇਵ ਸੁ _ਭੂਰਸੂਵਾ ਮਨਿ ਕੋਪ ਬਢਾਯੋ। 

ਸੀ ਦੁਰਜੋਧਨ ਰਾਇ ਜੁਧਿਸਟਰ ਸੀ ਬਿਜ ਨਾਇਕ ਲੈ ਦਲੂ _ਆਯੋ। 
ਭੂਪ ਕੇ ਤੀਰਨ ਕੇ ਡਰ ਤੇ ਬਰ ਬੀਰਨ ਤਉ ਮਨ ਮੈ ਡਰ ਪਾਯੋ। ੧੬੪੩। 


ਤਉ ਲਗਿ ਸ੍ਰੀਪਤਿ ਆਪ ਕੁਪਿਯੋ ਸਰ ਭੂਪਤਿ ਕੇ ਉਰ ਮੈ ਇਕ ਮਾਰਿਓ। 
ਏਕ ਹੀ ਬਾਨ ਕੋ ਤਾਨ ਤਬੈ ਤਿਹ ਸਾਰਥੀ ਕੋ ਪੁਤਿਅੰਗ ਪੁਹਾਰਿਓ। 
ਭੂਪਤਿ ਆਗੇ ਹੀ ਹੋਤ ਭਯੋ ਰਨ ਭੂਮਹਿ ਤੇ ਨ ਟਰਿਓ ਪਗ ਟਾਰਿਓ। 

ਸੂਰ ਸਰਾਹਤ ਭੇ ਸਭ ਹੀ ਜਸੁ ਯੋ ਮੁਖ ਤੇ ਕਬਿ ਸ੍ਯਾਮ ਉਚਾਰਿਓ। ੧੬੪੪। 


ਸੀ ਹਰਿ ਕੋ ਅਵਿਲੋਕ ਕੈ ਆਨਨ ਇਉ ਕਹਿ ਕੈ ਨ੍ਰਿਪ ਬਾਤ ਸੁਨਾਈ। 
ਛੂਟ ਰਹੀ ਅਲਕੈ ਕਟਿ ਲਉ ਉਪਮਾ ਮੁਖ ਕੀ _ਬਰਨੀ ਨਹੀ ਜਾਈ। 


ਚਾਰੁ _ਦਿਪੈਂ ਅਖੀਆਨ ਦੋਊ ਉਪਮਾ ਨ ਕਛੂ ਇਨ ਤੇ ਅਧਿਕਾਈ। 


ਜਾਹੁ ਚਲੇ ਤੁਮ ਕਉ ਹਰਿ ਛਾਡਤਿ ਲੈਹੁ ਕਹਾ ਹਠਿ _ਠਾਨਿ ਲਰਾਈ। ੧੬੪੫। 


ਧਨੁ _ਬਾਨ _ਸੰਭਾਰਿ _ਕਹਿਯੋ ਬਹੁਰੋ ਹਮਰੀ ਬਤੀਯਾ ਹਰਿ _ਜੂ ਸੁਨਿ ਲੀਜੈ। 
ਕਿਉ ਹਠਿ ਠਾਨਿ ਅਯੋਧਨ ਮੈ ਹਮ ਸਿਉ ਸਮੁਹਾਇ ਕੈ ਆਹਵ ਕੀਜੈ। 
ਮਾਰਤ ਹੋਂ _ਤਬ ਤੋਹਿ ਨ ਛਾਡਤ ਜਾਹੁ ਭਲੇ ਅਬ ਲਉ ਨਹੀ ਛੀਜੈ। 

ਮਾਨ ਕਹਿਓ ਹਮਰੋ ਪੁਰ ਕੀ ਕਜਰਾਰਨਿ ਕੋ ਨ ਬ੍ਰਿਥਾ ਦੁਖ ਦੀਜੈ। ੧੬੪੬। 


ਹਉ ਹਠ ਠਾਨਿ ਅਯੋਧਨ ਮੈ ਘਨ ਸ੍ਯਾਮ _ਘਨੇ ਰਨਬੀਰ ਨਿਬੇਰੇ। 
ਕਾ ਕੇ ਕਹੇ ਹਮ ਸੋ ਹਰਿ ਜੂ ਸਮੁਹਾਇ ਭਯੋ ਨ ਫਿਰਿਓ ਰਨ ਹੇਰੇ। 


ਮਾਰੋ ਕਹਾ ਅਬ ਤੋ ਕਹੁ ਹਉ ਕਰੁਨਾ ਅਤਿ ਹੀ ਜੀਯ ਆਵਤ ਮੇਰੇ। 
ਤੋ ਕਉ ਮਰਿਓ ਸੁਨਿ ਕੈ ਛਿਨ ਮੈ ਮਰਿ ਜੈ ਹੈ ਸਖਾ ਹਰਿ ਜੇਤਕ ਤੇਰੇ। ੧੬੪੭। 


ਹਰਿ ਇਉ ਸੁਨਿ ਕੈ ਧਨੁ ਬਾਨ ਲਯੋ ਰਿਸਿ ਕੈ ਖੜਗੇਸ ਕੇ _ਸਾਮੁਹੇ ਧਾਯੋ। 
ਆਵਤ ਹੀ ਕਬਿ _ਸ੍ਯਾਮ _ਭਨੈ _ਘਟਿਕਾ ਜੁਗ _ਬਾਨਨ ਜੁਧੁ _ਮਚਾਯੋ। 

ਸ੍ਯਾਮ ਗਿਰਾਵਤ ਭਯੋ ਨ੍ਰਿਪ ਕਉ ਨ੍ਰਿਪ ਹੂੰ ਰਥ ਤੇ ਹਰਿ ਭੂਮਿ ਗਿਰਾਯੋ। 
ਕਉਤਕ ਹੇਰਿ ਸਰਾਹਤ ਭੇ ਭਟ ਸ੍ਰੀ ਹਰਿ ਕੋ ਨ੍ਰਿਪ ਕੋ ਜਸੁ ਗਾਯੋ। ੧੬੪੮। 


ਇਤਿ ਸਯਾਮ ਚਢਿਯੋ ਰਥ ਆਪਨ ਧੈ ਰਥ ਪੈ ਉਤ ਸ੍ਰੀ ਖੜਗੇਸ ਚਢਿਓ। 
ਅਤਿ ਕੋਪ ਬਢਾਇ ਮਹਾ ਚਿਤ ਮੈ ਤਿਹ ਮਯਾਨਹੁ `ਤੇ ਕਰਵਾਰ ਕਢਿਓ। 
ਸੁ ਘਨੋ ਦਲ ਪੰਡੂ ਕੇ ਪੁਤ੍ਰਨ ਕੋ ਰਿਸਿ ਤੇਜ ਕੀ ਪਾਵਕ ਸੰਗ ਡਢਿਓ। 


ਧੁਨਿ ਬੇਦ ਕੀ _ਅਸਤ੍ਰਨਿ _ਸਸਤ੍ਰਨਿ ਕੀ ਬਿਧਿ ਮਾਨਹੁ _ਪਾਰਥ _ਸਾਥ _ਪਢਿਓ। ੧੬੪੯। 


ਕ੍ਰਿਸਨਾਵਤਾਰ ੫੩੩ 


ਉਦੋਂ ਤਕ ਭੀਮ _ਗਦਾ ਲੈ ਕੇ ਅਤੇ ਫਿਰ ਅਰਜਨ ਹੌਥ ਵਿਚ ਧਨੁਸ਼ ਲੈ ਕੇ ਆ 
ਪਏ _ਹਨ। _ ਭੀਸ਼ਮ _ਪਿਤਾਮਾ, _ਦ੍ਰੋਣਾਚਾਰੀਆ, _ਕ੍ਰਿਪਾਚਾਰੀਆ, _ਸਹਿਦੋਵ ਅਤੇ _ਭੂਰਸ਼ੂਵਾ ਨੇ 
ਮਨ ਵਿਚ ਕ੍ਰੋਧ ਵਧਾ ਲਿਆ ਹੈ। ਸ੍ਰੀ ਦੁਰਯੋਧਨ, ਰਾਜਾ ਯੁਧਿਸ਼ਠਰ ਅਤੇ ਸ੍ਰੀ ਕ੍ਰਿਸ਼ਨ ਸੈਨਾਵਾਂ 
ਨੂੰ ਲੈ ਕੇ ਆ ਗਏ ਹਨ। ਰਾਜੇ ਦੇ ਤੀਰਾਂ ਦੇ ਡਰ ਤੋਂ ਵੱਡੇ ਵੱਡੇ ਸੂਰਮਿਆਂ ਨੇ ਮਨ ਵਿਚ 
ਡਰ ਮੰਨਿਆ ਹੋਇਆ _ਹੈ।੧੬੪੩। 

ਤਦ ਤਕ ਸ੍ਰੀ ਕ੍ਰਿਸ਼ਨ ਨੇ ਆਪ ਕ੍ਰੋਧ ਕੀਤਾ ਅਤੇ ਰਾਜੇ ਦੀ ਛਾਤੀ ਵਿਚ (ਇਕ) 
ਤੀਰ _ਮਾਰਿਆ। ਇਕ ਹੋਰ ਬਾਣ ਨੂੰ ਖਿਚ ਕੇ ਉਸ ਵੇਲੇ ਰਥਵਾਨ ਦੇ ਹੱਥ _('ਪੁਤਿਅੰਗ”) 
ਨੂੰ ਕਟ ਦਿੱਤਾ। (ਪਰ) ਰਾਜਾ ਅਗੇ _ਹੀ ਵਧਦਾ ਗਿਆ ਅਤੇ ਯੁੱਧ-ਭੂਮੀ ਤੋਂ ਨ __ਟਲਿਆ 
ਅਤੇ ਨ ਹੀ ਪੈਰ ਪਿਛੇ ਨੂੰ `ਖਿਸਕਾਏ। _ਸਾਰੇ _ਸ਼ੂਰਵੀਰ _ਉਸ _ਦੀ _ਸਰਾਹਨਾ _ਕਰਦੇ ਹਨ 
ਅਤੇ _ਕਵੀ ਸ਼ਿਆਮ ਨੇ ਵੀ (ਉਸ ਦਾ) ਯਸ਼ ਮੁਖ ਤੋਂ ਇੰਜ ਉਚਾਰਿਆ ਹੈ।੧੬੪੪। 

ਸਰੀ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ, ਰਾਜੇ ਨੇ ਇਸ ਤਰ੍ਹਾਂ ਕਹਿ ਕੇ ਗੱਲ ਸੁਣਾਈ (ਕਿ 
ਹੇ ਕ੍ਰਿਸ਼ਨ!) ਲਕ _ਤਕ _ (ਤੇਰੀਆਂ) ਜ਼ੁਲਫ਼ਾਂ ਲਟਕ _ਰਹੀਆਂ _ਹਨ _ ਜਿਨ੍ਹਾਂ ਦੀ ਉਪਮਾ _ ਮੂੰਹ 
ਤੋਂ ਬਿਆਨ ਨਹੀਂ ਕੀਤੀ ਜਾ _ਸਕਦੀ। ਦੋਵੇਂ _ਔੱਖਾਂ ਸੁੰਦਰਤਾ ਨਾਲ _ਚਮਕ ਰਹੀਆਂ _ਹਨ; 
ਇਨ੍ਹਾਂ ਤੋਂ ਵਧ ਉਪਮਾ ਹੋਰ ਕਿਸੇ ਦੀ ਨਹੀਂ ਹੈ। (ਇਥੋਂ) ਚਲਿਆ ਜਾ, ਹੈ ਕ੍ਰਿਸ਼ਨ! (ਤੈਨੂੰ) 


ਹ 


ਛਡ ਦਿੰਦਾ ਹਾਂ, ਹਠ ਪੂਰਵਕ _ਲੜਾਈ _ਕਰ _ਕੇ ਕੀ ਹਾਸਲ ਕਰ _ਲਵੇਂਗਾ।੧੬੪੫। 
(ਰਾਜੇ _ਨੇ) _ਧਨੁਸ਼-ਬਾਣ _ਸੰਭਾਲ _ਕੇ _ਫਿਰ _ਕਿਹਾ--ਹੇ ਕ੍ਰਿਸ਼ਨ! ਮੇਰੀਆਂ ਗੱਲਾਂ ਨੂੰ 
ਸੁਣ ਲੈ। ਕਿਉਂ ਹਠ ਪੂਰਵਕ ਮੇਰੇ ਨਾਲ ਯੁੱਧ-ਖੇਤਰ ਵਿਚ ਸਾਹਮਣੇ ਹੋ ਕੇ ਯੁੱਧ _ਕਰਦਾ 
ਹੈਂ। (ਮੈਂ) ਤੈਨੂੰ ਹੁਣੇ ਮਾਰਦਾ ਹਾਂ, ਛਡਦਾ ਨਹੀਂ। ਚੰਗਾ ਹੈ (ਘਰ ਚਲਾ) ਜਾ, ਅਜੇ ਤਕ 
ਕੁਝ ਵਿਗੜਿਆ _ਨਹੀਂ_ਹੈ। ਮੇਰਾ ਕਿਹਾ ਮੰਨ _ਲੈ ਅਤੇ ਨਗਰ _ਦੀਆਂ ਸੁੰਦਰ ਇਸਤਰੀਆਂ 
ਨੂੰ ਵਿਅਰਥ _ਵਿਚ ਦੁਖ _ਨ _ਦੇ।੧੬੪੬। 
ਹੇ ਕ੍ਰਿਸ਼ਨ! ਮੈਂ ਹਠ ਧਾਰ ਕੇ ਯੁੱਧ ਵਿਚ ਬਹੁਤ ਸਾਰੇ ਰਣਬੀਰ ਨਿਬੇੜ ਦਿੱਤੇ ਹਨ। 
ਕ੍ਰਿਸ਼ਨ! ਤੁੰ ਕਿਸ ਦੇ ਕਹੇ ਲਗ ਕੇ ਮੇਰੇ ਸਾਹਮਣੇ ਡਟਿਆ ਹੈਂ ਅਤੇ ਮੇਰੇ ਯੁੱਧ ਨੂੰ 
ਨਹੀਂ ਮੁੜਿਆ ਹੈਂ। ਹੁਣ ਮੈਂ ਤੈਨੂੰ ਕੀ ਮਾਰਾਂ? ਮੇਰੇ ਦਿਲ ਵਿਚ (ਤੇਰੇ ਲਈ) 
ਹੇ ਕ੍ਰਿਸ਼ਨ! ਤੇਰੇ ਜਿਤਨੇ _ਮਿਤਰ _ਹਨ, _(ਉਹ) ਤੇਰਾ ਮਰਨਾ 
ਮਰ _ਜਾਣਗੇ।੧੬੪੭। 
ਤਰ੍ਹਾਂ ਸੁਣ ਕੇ ਧਨੁਸ਼ ਬਾਣ ਲੈ ਲਿਆ ਅਤੇ ਕ੍ਰੋਧ ਕਰ ਕੇ 
ਸਾਹਮਣੇ ਆ _ਡਟਿਆ। ਕਵੀ ਸ਼ਿਆਮ _ਕਹਿੰਦੇ ਹਨ, ਆਉਂਦਿਆਂ ਹੀ 
ਬਾਣਾਂ ਦਾ ਬੜਾ ਚੰਗਾ ਯੁੱਧ _ਮਚਿਆ। ਸ੍ਰੀ ਕ੍ਰਿਸ਼ਨ ਨੇ ਰਾਜਾ (ਖੜਗ 
ਸਿੰਘ) ਨੂੰ (ਧਰਤੀ ਉਤੇ) ਡਿਗਾ ਦਿੱਤਾ ਅਤੇ ਰਾਜੇ _ਨੇ ਕ੍ਰਿਸ਼ਨ ਨੂੰ ਰਥ ਤੋਂ ਹੇਠਾਂ ਧਰਤੀ 
ਉਤੇ ਸੁਟ ਦਿੱਤਾ। (ਇਸ) ਕੌਤਕ ਨੂੰ ਵੇਖ ਕੇ ਸੂਰਮੇ ਸਿਫ਼ਤ ਕਰਨ ਲਗੇ _ਹਨ ਅਤੇ ਸ੍ਹੀ 
ਕ੍ਰਿਸ਼ਨ _ਅਤੇ ਰਾਜਾ _(ਖੜਗ _ ਸਿੰਘ) _ਦਾ ਯਸ਼ ਗਾਉਂਦੇ _ਹਨ।੧੬੪੮। 
ਇਧਰ _ਸ੍ਹੀ ਕ੍ਰਿਸ਼ਨ ਆਪਣੇ _ਰਥ _ਉਤੇ ਚੜ੍ਹਦੇ _ਹਨ ਅਤੇ _ਉਧਰ _ਖੜਗ ਸਿੰਘ 
(ਆਪਣੇ) _ਰਥ _ਉਤੇ ਚੜ੍ਹਦਾ _ਹੈ। _ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਦੋਹਾਂ ਨੇ _ਮਿਆਨਾਂ 
ਵਿਚੋਂ ਤਲਵਾਰਾਂ ਕਢ ਲਈਆਂ _ਹਨ। ਪੰਡੂ _ਦੇ ਪੁੰਤਰਾਂ ਦਾ ਬਹੁਤ ਵੱਡਾ _ਦਲ ਕ੍ਰੋਧ ਅਗਨੀ 
ਨਾਲ ਹੀ ਤਪਿਆ ਹੋਇਆ ਹੈ। ਅਸਤ੍ਰਾਂ ਅਤੇ ਸ਼ਸਤਰਾਂ (ਦੇ ਚਲਣ ਨਾਲ ਪੈਦਾ ਹੋਣ ਵਾਲੀ) 


੫ 


ਧੁਨੀ _ਮਾਨੋ ਵੇਦ _ਦੀ ਧੁਨੀ ਹੋਵੇ _ਅਤੇ ਜਿਸ ਨੂੰ ਅਰਜਨ _ਨੇ _ਵਿਧੀ-ਪੁਰਵਕ ਪੜ੍ਹਿਆ 


ਣਾ ਣਾ ਵਲ = ਚ 


ਹੱਂਵੇ।੧੬੪੯। 


੫੩੪ 


ਸੀ _ਦਸਮ-ਗ੍ਰੰਥ _ਸਾਹਿਬ 


ਸੂਰੀ ਦੁਰਜੋਧਨ ਕੇ ਦਲ ਕੋ ਲਖਿ ਭੂਪ ਤਬੈ ਅਤਿ ਬਾਨ ਚਲਾਏ। 
ਬਾਕੇ ਕੀਏ ਬਿਰਥੀ ਤਹ ਬੀਰ ਘਨੇ ਤਬ ਹੀ ਜਮ ਧਾਮਿ ਪਠਾਏ। 
ਭੀਖਮ ਦਉਣ ਤੇ ਆਦਿਕ ਸੂਰ ਭਜੇ ਰਣ ਮੈ ਨ ਕੋਊ ਠਹਰਾਏ। 


ਜੀਤ ਕੀ ਆਸ ਤਜੀ ਬਹੁਰੋ _ਖੜਗੇਸ ਕੇ _ਸਾਮੁਹੇ ਨਾਹਿਨ ਆਏ। _੧੬੫0। 


ਦੰਹਾਰ” 
ਦੁਉਣਜ ਭਾਨੁਜ ਕ੍ਰਿਪਾ ਭਜਿ ਗਏ ਨ ਬਾਧੀ _ਧੀਰ। 
ਭੂਰਸੂਵਾ ਕੁਰਰਾਜ ਸਬ _ਟਰੇ ਲਖੀ ਰਨ _ਭੀਰ। _੧੬੫੧। 


ਸ਼ਵੰਯਾ 
ਭਾਜੇ ਸਬੈ ਲਿਖ ਕੈ ਸੁ ਜੁਧਿਸਟਰਿ ਸ੍ਰੀ ਪਤਿ ਕੇ ਤਟਿ ਐਸੇ ਉਚਾਰਿਓ। 
ਭੂਪ ਬਡੋ ਬਲਵੰਤ ਕ੍ਰਿਪਾਨਿਧਿ ਕਾਹੂੰ ਤੇ ਪੈਗ _ਟਰਿਓ ਨਹੀ _ਟਾਰਿਓ। 
ਭਾਨੂਜ _ਭੀਖਮ _ਦੁਉਣ ਕ੍ਰਿਪਾ ਹਮ _ਪਾਰਥ _ਭੀਮ _ਘਨੋ ਰਨ _ਪਾਰਿਓ। 
ਸੋ ਨਹਿ ਨੈਕੁ ਟਰੈ ਰਨ ਤੇ ਹਮ ਹੂੰ ਸਬ ਹੂੰ ਪ੍ਰਭ ਪਉਰਖ ਹਾਰਿਓ। ੧੬੫੨। 


ਭੀਖਮ _ਭਾਨੁਜ ਅਉ ਦੁਰਜੋਧਨ ਭੀਮ _ਘਨੋ __ਹਠਿ ਜੁਧ _ਮਚਾਯੋ। 
ਸੀ _ਮੁਸਲੀ _ਬਰਮਾਕ੍ਰਿਤ ਸਾਤਕਿ ਕੋਪ ਘਨੋ ਚਿਤ ਮਾਝ _ਬਢਾਯੋ। 
ਹਾਰ ਰਹੇ ਰਨਧੀਰ ਸਬੈ ਅਬ ਕਾ ਪ੍ਰਭ ਜੂ ਤੁਮਰੇ ਮਨ ਆਯੋ। 


ਭਾਗਤ ਪੈਗੁ ਨ ਸੋ_ਰਨ ਤੇ ਤਿਹ ਸੋ ਹਮਰੋ ਸੁ ਕਛੂ ਨ ਬਸਾਯੋ। ੧੬੫੩। 


ਰੁਦੂ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲਿ ਕੈ ਨ੍ਰਿਪ ਉਪਰ ਧਾਏ। 
ਤੇ ਸਬ ਆਵਤ ਦੇਖਿ ਬਲੀ ਧਨੁ _ਤਾਨ ਕੈ ਬਾਨ ਹਕਾਰਿ ਲਗਾਏ। 

ਏਕ ਗਿਰੇ ਤਹ ਘਾਇਲ ਹੈ ਇਕ ਤ੍ਰਾਸ ਭਰੇ ਤਜਿ ਜੁਧ ਪਰਾਏ। 

ਏਕ _ਲਰੇ ਨ ਡਰੇ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ _ਗਿਰਾਏ। ੧੬੫੪। 


ਜੀਤਿ ਸੁਰੇਸ _ਧਨੇਸ _ਖਗੇਸ _ਗਨੇਸ ਕੋ ਘਾਇਲ ਕੈ ਮੁਰਛਾਯੋ। 

ਭੂਮਿ ਪਰਿਯੋ _ਬਿਸੰਭਾਰਿ _ਨਿਹਾਰਿ ਜਲੇਸ _ਦਿਨੇਸ _ਨਿਸੇਸ _ਪਰਾਯੋ। 

ਬੀਰ ਮਹੇਸ ਤੇ ਆਦਿਕ ਭਾਜ ਗਏ ਇਹ ਸਾਮੁਹੇ ਏਕ ਨ ਆਯੋ। 

ਕੋਪ ਕ੍ਰਿਪਾਨਿਧਿ ਆਵਤ ਜੋ ਸੁ ਚਪੇਟ ਸੋ ਮਾਰ ਕੈ ਭੂਮਿ ਗਿਰਾਯੋ। ੧੬੫੫। 


ਕ੍ਰਿਸਨਾਵਤਾਰ ੫੩੫ 


ਸੀ ਦੁਰਯੋਧਨ ਦੇ ਦਲ ਨੂੰ ਵੇਖ ਕੇ ਰਾਜੇ ਨੇ ਤਦੋਂ ਬਹੁਤ ਹੀ ਬਾਣ ਚਲਾਏ _ਹਨ। 
ਬਹੁਤ ਤਕੜੇ ਸੂਰਮਿਆਂ ਨੂੰ _ਰਥਾਂ ਤੋਂ _ਵਾਂਝਿਆ ਕਰ ਦਿੱਤਾ ਹੈ ਅਤੇ ਬਹੁਤ _ਸਾਰੇ _ ਸੂਰਮੇ 
ਦਿੱਤੇ _ਹਨ। _ ਭੀਸ਼ਮ _ਪਿਤਾਮਾ, _ਦ੍ਰੋਣਾਚਾਰੀਆ ਆਦਿਕ _ ਸੂਰਮੇ 
ਅਤੇ _ਕੋਈ _ਵੀ (ਰਾਜੇ ਦੇ ਸਾਹਮਣੇ) ਠਹਿਰਦਾ ਨਹੀਂ ਹੈ। 
ਫਿਰ (ਸਭ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਖੜਗ ਸਿੰਘ ਦੇ ਸਾਹਮਣੇ ਨਹੀਂ 


ਦੱਹਾਰਾ” 

ਦਾ _ ਪੁੱਤਰ _ (ਅਸ਼ਰਸਥਾਮਾ), _ਕਰਨ _ ('ਭਾਨੁਜ) _ਅਤੇ _ਕ੍ਰਿਪਾਚਾਰੀਆ 
ਭਜ ਗਏ ਹਨ ਅਤੇ ਕਿਸੇ ਨੇ ਵੀ ਧੀਰਜ ਧਾਰਨ ਨਹੀਂ ਕੀਤਾ ਹੈ। ਭੂਰਸ਼ੂਵਾ ਅਤੇ ਦੁਰਯੋਧਨ 
ਆਦਿ _ਸਭ _ਰਣ ਦੀ ਭੀੜ (ਸੰਕਟ) ਨੂੰ ਵੇਖ ਕੇ ਟਲ ਗਏ ਹਨ।੧੬੫੧। 


ਮਾਵੀੰਲ” 

ਸਾਰਿਆਂ ਨੂੰ ਭਜਿਆ ਵੇਖ ਕੇ ਯੁਧਿਸ਼ਠਰ ਨੇ ਸ੍ਰੀ ਕ੍ਰਿਸ਼ਨ ਕੋਲ ਜਾ ਕੇ ਇਉਂ ਕਿਹਾ 
ਹੈ--ਹੇ ਕ੍ਰਿਪਾ ਨਿਧਾਨ! ਰਾਜਾ _(ਖੜਗ _ਸਿੰਘ) ਬਹੁਤ ਬਲਵਾਨ ਹੈ, _ਕਿਸੇ ਤੋਂ ਵੀ ਪਿਛੇ 
ਹਟਾਇਆਂ ਨਹੀਂ _ਹਟਦਾ _ਹੈ। _ਕਰਨ, _ਭੀਸ਼ਮ _ਪਿਤਾਮਾ, _ਦ੍ਰੋਣਾਚਾਰੀਆ, _ਕ੍ਰਿਪਾਚਾਰੀਆ, 
ਅਰਜਨ ਅਤੇ _ਭੀਮ ਸੈਨ ਆਦਿ ਅਸਾਂ (ਸਾਰਿਆਂ) ਨੇ ਖੂਬ ਯੁੱਧ ਮਚਾਇਆ ਹੈ (ਪਰ) ਉਹ 
ਜ਼ਰਾ _ਜਿੰਨਾ ਵੀ ਯੁੱਧ ਵਿਚ _ਟਲਿਆ ਨਹੀਂ ਹੈ, ਸਗੋਂ ਹੇ ਪ੍ਰਭੂ! _ਅਸਾਂ ਸਾਰਿਆਂ ਦਾ ਬਲ 
ਛੀਣ ਹੋ ਗਿਆ ਹੈ।੧੬੫੨। 


ਆਇਆ ਹੈ? ਉਹ ਰਣ ਵਿਚੋਂ ਇਕ ਕਦਮ _ਵੀ ਪਿਛੇ ਨਹੀਂ ਭਜਦਾ ਹੈ। ਉਸ ਨਾਲ ਸਾਡਾ 
ਕੋਈ ਵਸ ਨਹੀਂ ਚਲਦਾ।੧੬੫੩। 


ਰੁਦੂ ਤੋਂ ਲੈ ਕੇ ਜਿਤਨੇ ਦੇਵਤਿਆਂ ਦੇ ਦਲ ਹਨ, ਉਹ ਸਾਰੇ ਮਿਲ ਕੇ ਰਾਜੇ ਉਤੇ 
ਹਮਲਾਵਰ ਹੋਏ _ਹਨ। ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲਵਾਨ (ਰਾਜੇ) ਨੇ _ਧਨੁਸ਼ 
ਖਿਚ ਕੇ ਅਤੇ ਲਲਕਾਰ ਕੇ _ਬਾਣ ਚਲਾਏ _ਹਨ। ਉਨ੍ਹਾਂ ਵਿਚੋਂ ਕਈ ਘਾਇਲ ਹੋ ਕੇ ਉਥੇ 
ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ। (ਪਰ) ਕਈ 
(ਡਟ ਕੇ) ਲੜੇ ਹਨ ਅਤੇ ਡਰੇ ਨਹੀਂ ਹਨ, ਉਨ੍ਹਾਂ `ਨੂੰ ਰਾਜੇ ਨੇ ਅੰਤ ਵਿਚ ਮਾਰ ਕੇ ਸੁਟ 
ਦਿੱਤਾ ਹੈ।੧੬੫੪। 


ਹੌ 
ਕੈ 
ਰੋ 
ਹੈ 
ਰੰ 
ੜ 
ਰੋ 
ਹਰ 
ਤ 
8 


ਮੁਰਫਿਤ ਕਰ ਦਿੱਤਾ ਹੈ। ਬੇਸੁਧ _('ਬਿਸੰਭਾਰ”) ਹੋ ਕੇ ਧਰਤੀ ਉਤੇ 


ਹੈ। ਜੋ ਵੀ ਕੋਧ ਕਰ ਕੇ ਆਉਂਦਾ ਹੈ, ਉਸ ਨੂੰ ਕ੍ਰਿਪਾਨਿਧਾਨ 
ਉਤੇ _ਡਿਗਾ ਦਿੰਦਾ ਹੈ।੧੬੫੫। 


੫੩੬ 


ਸੀ _ਦਸਮ-ਗ੍ਰੰਥ _ਸਾਹਿਬ 


( 


ਦੰਹਰਾ 
ਸੀ ਹਰਿ ਸਿਉ ਹਰਿ ਏ ਕਹੀ ਬਾਤ ਧਰਮ ਕੇ ਤਾਤ। 
ਤਿਹੀ ਸਮੈ ਸਿਵ ਜੂ ਕਹਿਯੋ ਬੂਹਮੇ ਸਿਉਂ ਮੁਸਕਾਤ। ੧੬੫੬। 
ਹਾਵੀਯਾਂ 
ਆਪਨ ਸੋ ਸਬ ਹੀ ਭਟ ਜੂਝਿ ਰਹੈ ਕਰ ਕੈ ਨ ਮਰੈ ਨ੍ਰਿਪ ਮਾਰਿਓ। 
ਤਉ ਚਤੁਰਾਨਨ ਸਿਉ ਸਿਵ ਜੂ ਕਬਿ ਸ੍ਯਾਮ ਕਹੈ ਇਹ ਭਾਤਿ ਉਚਾਰਿਓ। 
ਸਕੂ _ਜਮਾਦਿਕ ਬੀਰ ਜਿਤੇ ਹਮ ਹੂੰ ਇਨ ਸੋ ਅਤਿ ਹੀ ਰਨ ਪਾਰਿਓ। 


ਏ ਤੋ ਨਹੀ ਬਲ ਹਾਰਤ ਰੰਚਕ _ਚਉਦਹੂੰ _ਲੋਕਨਿ ਕੋ _ਦਲੁ _ਹਾਰਿਓ। ੧੬੫੭। 


ਦੰਹਾਰ” 
ਦੋਊ ਕਰਤ _ਬਿਚਾਰ ਇਤ ਪੰਕਜ ਪੂਤ ਤ੍ਰਿਨੈਨ। 
ਉਤ ਰਵਿ _ਅਸਤਾਚਲਿ _ਗਯੋ ਸਸਿ _ਪੁਗਟਿਯੋ ਭਈ _ਰੈਨ। _੧੬੫੮। 


ਜ਼ੱਪਣ/ 
ਦੋਊ ਦਲ ਅਤਿ ਹੀ ਅਕੁਲਾਨੇ। ਭੂਖ ਪਿਆਸ ਸੋ ਤਨ ਮੁਰਝਾਨੇ। 
ਅਰ ਤੇ ਲਰਤੇ ਹੈ ਗਈ ਸਾਝ। ਰਹਿ ਗਏ ਤਾ ਹੀ ਰਨ ਕੇ ਮਾਝ। ੧੬੫੯। 


ਭੋਰ ਭਯੋ ਸਭ ਸੁਭਟ ਸੁ ਜਾਗੇ। ਦੁਹ ਦਿਸ ਮਾਰੂ _ਬਾਜਨ ਲਾਗੇ। 
ਸਾਜੇ ਕਵਚ _ਸਸਤ੍ਰ ਕਰਿ ਧਾਰੇ। ਬਹੁਰ ਜੁਧ ਕੇ ਹੇਤ ਸਿਧਾਰੇ। ੧੬੬0। 


ਹਾਵੀਯ” 
ਸਿਵ ਕੌ ਜਮ ਕੌ ਰਵਿ ਕੌ ਸੈਗਿ ਲੈ ਬਸੁਦੇਵ ਕੋ ਨੰਦ ਚਲਿਯੋ ਰਨ ਧਾਨੀ। 
ਮਾਰਤ ਹੋਂ ਅਰਿ ਕੈ ਅਰਿ ਕੋ ਹਰ ਕੋ ਹਰਿ ਭਾਖਤ ਯੌ ਮੁਖ ਬਾਨੀ। 
ਸ੍ਯਾਮ ਕੇ _ਸੈਗਿ ਘਨੇ _ਉਮਡੇ _ਭਟ _ਪਾਨਨ _ਬਾਨ _ਕਮਾਨਨਿ _ਤਾਨੀ। 
ਆਇ ਭਿਰੇ ਖੜਗੇਸ ਕੇ ਸੈਗਿ ਅਸੰਕ ਭਏ ਕਛੁ _ਸੈਕ ਨ _ਮਾਨੀ। ੧੬੬੧। 


ਗਿਆਰਹ ਘਾਇਲ ਕੈ ਸਿਵ ਕੇ ਗਨ ਦ੍ਰਾਦਸ ਸੂਰਨਿ ਕੇ ਰਥ ਕਾਟੇ। 

ਘਾਇ ਕੀਯੋ ਜਮ ਕੋ _ਬਿਰਥੀ ਬਸੁ ਆਠਨ ਕਉ ਲਲਕਾਰ ਕੇ _ਡਾਟੈ। 

ਸਤੁ ਬਿਮੁੰਡਤ ਕੀਨੇ ਘਨੇ ਜੁ ਰਹੇ ਰਨ ਤੇ ਤਿਨ ਕੇ ਪਗ ਹਾਟੇ। 

ਪਉਣ ਸਮਾਨ ਛੁਟੇ ਨ੍ਰਿਪ ਬਾਨ ਸਬੈ ਦਲ ਬਾਦਲ ਜਿਉ ਚਲਿ ਫਾਟੇ। ੧੬੬੨। 


ਕ੍ਰਿਸਨਾਵਤਾਰ ੫੩੭ 
ਦੰਹਰਾ 
(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੂੰ _ਧਰਮ-ਪੁੱਤਰ _(ਯੁਧਿਸ਼ਠਰ) ਨੇ ਹੌਲੀ ਜਿਹੀ ਇਹ _ਗੌਲ 
ਕਹੀ, _ਉਸ _ਵੇਲੇ ਸ਼ਿਵ _ਜੀ ਨੇ _ਬੂਹਮਾ ਨੂੰ ਹਸਦੇ ਹੋਇਆਂ _ਕਿਹਾ--।੧੬੫੬। 
੭ਾਵੀਯਾ 


ਰਹੇ ਪਰ 
ਮਰਦਾ। _ਕਵੀ ਸ਼ਿਆਮ _ਕਹਿੰਦੇ ਹਨ, _ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਪੂਤਿ ਇਸ ਤਰ੍ਹਾਂ 
ਬਚਨ _ਉਚਾਰਿਆ। ਇੰਦਰ _('ਸਕ੍ਰ) _ਅਤੇ _ਯਮ _ ਆਦਿਕ _ਜਿਤਨੇ _ਸੂਰ _ਵੀਰ ਹਨ, (ਉਨ੍ਹਾਂ 
ਸਮੇਤ) ਅਸਾਂ ਇਸ _ਨਾਲ _ਬਹੁਤ ਕਰੜਾ _ਯੁੱਧ _ਕੀਤਾ ਹੈ। ਪਰ _ਇਸ ਦਾ ਜ਼ਰਾ ਜਿੰਨਾ 
ਵੀ ਬਲ ਘਟਿਆ ਨਹੀਂ, (ਜਦ ਕਿ) ਚੌਦਾਂ ਲੋਕਾਂ ਦੇ _ਦਲ ਹਾਰ _ਗਏ _ਹਨ।੧੬੫੭। 
ਦੰਹਰਾ 
ਇਧਰ _ਬੂਹਮਾ _('ਪੰਕਜ-ਪੂਤ”) ਅਤੇ ਸ਼ਿਵ _('ਤ੍ਰਿਨੈਨ') ਵਿਚਾਰ _ਕਰਦੇ _ਹਨ ਅਤੇ 
ਉਧਰ _ਸੂਰਜ _ਅਸਤਾਚਲ _ਪਰਬਤ ਹੇਠਾਂ ਹੋ_ਗਿਆ ਹੈ (ਅਰਥਾਤ _ਡੁਬ _ਗਿਆ ਹੈ), ਚੰਦੂਮਾ 
ਚੜ੍ਹ _ਆਇਆ ਹੈ ਅਤੇ _ਰਾਤ ਹੋਂ ਗਈ _ਹੈ।੧੬੫੮। 
ਚੱਪਲ? 


ਦੋਵੇਂ ਸੈਨਿਕ ਦਲ ਬਹੁਤ ਹੀ ਵਿਆਕੁਲ ਹੋ ਗਏ ਹਨ ਅਤੇ ਉਨ੍ਹਾਂ ਦੇ ਸ਼ਰੀਰ ਭੁਖ 
ਅਤੇ ਪਿਆਸ _ਨਾਲ _ਮੁਰਝਾ ਗਏ _ਹਨ। _ਵੈਰੀ ਨਾਲ _ਲੜਦਿਆਂ ਸ਼ਾਮ ਹੋ _ਗਈ ਹੈ ਅਤੇ 
(ਉਹ) _ਉਥੇ _ਰਣ-ਭੂਮੀ _ਵਿਚ _ਹੀ _ਰਹਿ ਗਏ _ਹਨ।੧੬੫੯। 

ਸਵੇਰ ਹੋਣ ਤੇ ਸਾਰੇ ਸੂਰਮੇ ਜਾਗ ਪਏ ਹਨ ਅਤੇ ਦੋਹਾਂ ਪਾਸਿਆਂ ਤੋਂ ਜੰਗੀ ਨਗਾਰੇ 


ਵਜਣ ਲਗੇ _ਹਨ। _(ਯੋਧਿਆਂ ਨੇ _ਸ਼ਰੀਰਾਂ _ਉਤੇ) ਕਵਚ _ਸਜਾ _ਕੇ ਹੱਥਾਂ ਵਿਚ ਸ਼ਸਤ੍ਰ _ਲੈ 
ਲਏ ਹਨ ਅਤੇ ਫਿਰ ਯੁੱਧ ਲਈ ਚਲ _ਪਏ _ਹਨ।੧੬੬0। 


ਨਾਵੰਯਾ 


ਹਨ ਅਤੇ 

ਬਾਰ੍ਹਾਂ ਸੂਰਜਾਂ ਦੇ ਰਥ ਦਿੱਤੇ ਹਨ। _ਯਮ ਰਾਜ ਨੂੰ ਘਾਇਲ ਕਰ ਕੇ ਬੇ-ਰਥੀ ਕਰ 

ਦਿੱਤਾ ਹੈ ਅਤੇ _ਅੱਠਾਂ _ਬਸੂਆਂ ਨੂੰ _ਲਲਕਾਰਾ _ਮਾਰ _ਕੇ _ਡਾਂਟਿਆ ਹੈ। ਬਹੁਤ _ਸਾਰੇ _ਵੈਰੀ 

ਸਿਰਾਂ ਤੋਂ ਰਹਿਤ ਕਰ ਦਿੱਤੇ । ਜੋ ਰਣ-ਖੇਤਰ ਵਿਚ ਰਹਿ ਗਏ ਹਨ, ਉਨ੍ਹਾਂ ਦੇ ਕਦਮ 
ਸਨ 


੫੩੮ 


ਸੀ _ਦਸਮ-ਗ੍ਰੰਥ ਸਾਹਿਬ 


ਭਾਜ ਗਏ ਰਨ ਤੇ ਡਰ ਕੈ ਭਟ ਤਉ ਸਿਵ ਏਕ ਉਪਾਇ ਬਿਚਾਰਿਓ। 
ਮਾਟੀ ਕੋ ਮਾਨਸ ਏਕ ਕੀਯੋ _ਤਿਹ ਪ੍ਰਾਨ ਪਰੇ ਜਬ _ਸ੍ਯਾਮ _ਨਿਹਾਰਿਓ। 
ਸਿੰਘ ਅਜੀਤ _ਧਰਿਓ ਤਿਹ ਨਾਮੁ ਦੀਓ ਬਰ _ਰੁਦੂ ਮਰੈ ਨਹੀ ਮਾਰਿਓ। 
ਸਸਤੁ _ਸੰਭਾਰਿ ਸੋਊ ਕਰ ਮੈ ਖੜਗੇਸ ਕੇ ਮਾਰਨ ਹੇਤ _ਸਿਧਾਰਓ। _੧੬੬੩। 


%/ੜਲ 
ਅਤਿ ਪੁਚੰਡ ਬਲਵੰਡ ਬਹੁਰ ਮਿਲ ਕੈ ਭਟ ਧਾਏ। 
ਅਪਨੇ _ਸਸਤੁ _ਸੰਭਾਰਿ ਲੀਏ ਕਰਿ ਸੰਖ _ਬਜਾਏ। 
ਦ੍ਰਾਦਸ _ਭਾਨਨ _ਤਾਨਿ _ਕਮਾਨਨਿ _ਬਾਨ _ਚਲਾਏ। 
ਯੋ _ਬਰਖੈ ਸਰ ਜਾਲ ਮਨੋ _ਪਰਲੇ ਘਨ ਆਏ। ੧੬੬੪। 
ਦੰਹਰਾ 
ਬਾਨਨ ਸੋ _ਬਾਨਨ ਕਟੇ ਕੋਪ ਤਚੇ ਜੁਗ ਨੈਨ। 
ਸੀ ਹਰਿ ਸੋ ਖੜਗੇਸ ਤਬ ਰਿਸ ਕਰਿ ਬੋਲਿਯੋ ਬੈਨ। ੧੬੬੫। 
ਹਾਵੀਯਾਂ 
ਕਿਉ ਰੇ ਗੁਮਾਨ ਕਰੈ ਘਨ ਸ੍ਯਾਮ ਅਬੇ ਰਨ ਤੇ ਪੁਨਿ ਤੋਹਿ ਭਜੈ ਹੋ। 
ਕਾਹੇ ਕੌ ਆਨਿ ਅਰਿਯੋ ਸੁਨ ਰੇ ਸਿਰ ਕੇਸਨਿ ਤੇ ਬਹੁਰੋ ਗਹਿ ਲੈਹੋ। 
ਐ ਰੇ ਅਹੀਰ ਅਧੀਰ ਡਰੇ ਨਹਿ ਤੋ ਕਹਿ ਜੀਵਤ ਜਾਨ ਨ ਦੈਹੋ। 
ਇੰਦੂ ਬਿਰੰਚ ਕੁਬੇਰ ਜਲਾਧਿਪ ਕੋ ਸਸਿ ਕੋ ਸਿਵ ਕੋ _ਹਤ ਕੈ ਹੋ। ੧੬੬੬। 


ਤਉ ਹੀ ਲਉ ਬੀਰ ਮਹੋਤ ਕਟ ਸਿੰਘ ਹੁਤੋ ਰਨ ਮੈ ਮਨਿ ਕੋਪ ਭਰਿਓ। 

ਕਰ ਮੈ ਕਰਵਾਰਿ ਲੈ ਧਾਇ ਚਲਿਓ ਕਬਿ ਸ੍ਯਾਮ ਕਹੈ ਨਹੀ ਨੈਕੁ ਡਰਿਓ। 

ਅਸਿ ਜੁਧ ਦੁਹੁੰ ਨ੍ਰਿਪ ਕੀਨ ਬਡੋ ਨ ਕੋਊ ਰਨ ਤੇ ਪਗ ਏਕ ਟਰਿਓ। 

ਖੜਗੇਸ ਕ੍ਰਿਪਾਨ ਕੀ _ਤਾਨਿ ਦਈ ਬਿਨੁ ਪ੍ਰਾਨ ਕਰਿਓ ਗਿਰ ਭੂਮਿ _ਪਰਿਓ। ੧੬੬੭। 


ਦੇਖਿ ਦਸਾ ਤਿਹ ਸਿੰਘ ਬਚਿਤ੍ਰ ਸੁ ਠਾਢੋਂ ਹੁਤੋ ਰਿਸ ਕੈ ਵਹ ਧਾਯੋ। 

ਸ੍ਯਾਮ ਭਨੈ ਧਨੁ _ਬਾਨਨ ਲੈ ਤਿਹ ਭੂਪਤਿ ਸਿਉ ਅਤਿ ਜੁਧ ਮਚਾਯੋ। 

ਸੀ _ਖੜਗੇਸ ਬਲੀ ਧਨ _ਤਾਨਿ ਮਹਾ ਬਰ ਬਾਨ ਪੁਕੋਪ ਚਲਾਯੋ। 

ਲਾਗਿ ਗਯੋ ਤਿਹ ਕੇ ਉਰ ਮੈ ਸਰ ਘੂਮਿ ਗਿਰਿਓ ਧਰਿ ਇਉ ਅਰਿ ਘਾਯੋ। ੧੬੬੮। 


ਚੱਪਲ? 
ਤਬ ਅਜੀਤ ਸਿੰਘ ਆਪ ਹੀ_ਧਾਯੋ। ਧਨੁਖ ਬਾਨ ਲੈ ਰਨ ਮਧਿ ਆਯੋ। 
ਭੂਪਤਿ ਕੋ ਤਿਨ ਬਚਨ ਸੁਨਾਯੋ। ਤੋ ਬਧ _ਹਿਤ ਸਿਵ ਮੁਹਿ ਉਪਜਾਯੋ। ੧੬੬੯। 


ਕ੍ਰਿਸਨਾਵਤਾਰ ੫੩੯ 


(ਜਦੋਂ) ਡਰ ਦੇ ਮਾਰੇ ਸੂਰਮੇ ਰਣ ਖੇਤਰ ਵਿਚੋਂ ਭਜ ਗਏ, _ਤਦ ਸ਼ਿਵ 
ਉਪਾ _ਸੋਚਿਆ। ਇਕ ਮਿੱਟੀ ਦਾ ਮਨੁੱਖ _ਬਣਾ ਦਿੱਤਾ ਜਿਸ ਵਿਚ (ਉਦੋਂ) ਪ੍ਰਾਣ 
ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਵਲ) ਵੇਖਿਆ। ਉਸ ਦਾ ਨਾਂ 'ਅਜੀਤ ਸਿੰਘ ਰਖਿਆ ਅਤੇ 
ਰੁਦੂ ਨੇ ਵਰ ਦਿੱਤਾ ਕਿ (ਇਹ) ਮਾਰਨ ਨਾਲ ਮਰੇਗਾ _ਨਹੀਂ। ਉਹ ਹੱਥ ਵਿਚ ਸ਼ਸਤ੍ਰ ਧਾਰਨ 
ਕਰ ਕੇ ਖੜਗ _ ਸਿੰਘ ਨੂੰ ਮਾਰਨ _ਲਈ _ ਚਲ __ ਪਿਆ।੧੬੬੩। 
੭%/ਤਲ 

ਬਹੁਤ ਪ੍ਰਚੰਡ _ਅਤੇ _ਬਲਵਾਨ _ਸੂਰਮੇ _ਫਿਰ _ਇਕੱਠੇ _ਹੋ_ਕੇ _ਹਮਲਾਵਰ _ਹੋਏ _ਹਨ। 
(ਉਨ੍ਹਾਂ ਨੇ) ਹੱਥਾਂ ਵਿਚ ਆਪਣੇ _ਸ਼ਸਤੁ _ਧਾਰਨ _ਕਰ ਲਏ ਹਨ ਅਤੇ ਸੰਖ _ਵਜਾਉਂਦੇ _ਹਨ। 
ਬਾਰ੍ਹਾਂ _ ਸੂਰਜਾਂ ਨੇ _ਧਨੁਸ਼ਾਂ ਉਤੇ _ਬਾਣ ਕਸ _ਕੇ ਚਲਾਏ _ਹਨ। _ਬਾਣਾਂ ਦੀ _ਇਸ ਤਰ੍ਹਾਂ ਝੜੀ 
ਲਗੀ _ਹੈ ਮਾਨੋ _ਪਰਲੋ ਦੇ _ ਬਦਲ _ ਆ _ ਗਏ _ ਹੋਣ।੧੬੬੪। 


ਹਨ। _ਉਸ ਵੇਲੇ ਸ੍ਰੀ ਕ੍ਰਿਸ਼ਨ ਨੂੰ ਖੜਗ ਸਿੰਘ ਨੇ ਕ੍ਰੋਧ ਕਰ ਕੇ (ਇਸ ਤਰ੍ਹਾਂ) ਬਚਨ 
”ਕਿਹਾ।੧੬੬੫। 
ਮਾਵੀਯ” 

ਹੇ ਘਨ ਸ਼ਿਆਮ! (ਤੂੰ) ਕਿਉਂ ਗੁਮਾਨ ਕਰਦਾ ਹੈਂ। ਹੁਣੇ ਹੀ (ਮੈਂ) ਤੈਨੂੰ ਰਣ-ਭੂਮੀ 
ਤੋਂ ਫਿਰ _ਭਜਾਉਂਦਾ ਹਾਂ। ਓਏ! ਸੁਣ, (ਤੂੰ) ਕਿਸ ਲਈ (ਮੇਰੇ ਨਾਲ) ਆ ਕੇ ਅੜਿਆ 
ਹੈਂ। (ਮੈਂ) ਫਿਰ (ਤੈਨੂੰ) ਕੇਸਾਂ _ਤੋਂ _ਪਕੜ _ਲਵਾਂਗਾ। _ਓਏ _ਗਵਾਲੇ! (ਤੂੰ) ਅਧੀਰ ਹੋ. ਕੇ 
ਵੀ ਡਰਦਾ ਨਹੀਂ। (ਹੁਣ ਮੈਂ) ਤੈਨੂੰ ਜੀਉਂਦੇ ਜਾਣ ਨਹੀਂ _ਦੇਵਾਂਗਾ। ਇੰਦਰ, ਬੁਹਮਾ, ਕੁਬੇਰ, 
ਵਰੁਨ, _ਚੰਦੂਮਾ _ਅਤੇ ਸ਼ਿਵ ਨੂੰ ਵੀ ਮਾਰ _ਦੇਵਾਂਗਾ।੧੬੬੬। 

ਉਦੋਂ ਤਕ _ਮਹੋਤ ਕਟ ਸਿੰਘ ( ਨਾਂ ਦਾ) ਸ਼ੂਰਵੀਰ ਯੁੱਧ-ਭੂਮੀ ਵਿਚ ਸੀ (ਜਿਸ 
ਦਾ) ਮਨ ਕਰੋਧ ਨਾਲ ਭਰਿਆ ਹੋਇਆ ਸੀ, ਕਵੀ ਸ਼ਿਆਮ ਕਹਿੰਦੇ ਹਨ, _(ਉਹ)ਹੌਥ _ਵਿਚ 
ਅਤੇ _ਕਿਸੇ ਪਾਸੋਂ ਰਤਾ ਜਿੰਨਾ ਵੀ ਡਰਿਆ ਨਹੀਂ ਹੈ। 


ਵੀ ਨਹੀਂ _ਟਲਿਆ ਹੈ। _(ਆਖੀਰ ਵਿਚ) ਖੜਗ ਸਿੰਘ ਨੇ _ਸ਼ਿਦਤ ਨਾਲ ਤਲਵਾਰ ਦਾ 
ਵਾਰ _ਕੀਤਾ ਹੈ ਅਤੇ _(ਮਹੋਤ ਕਟ ਸਿੰਘ ਨੂੰ) ਪ੍ਰਾਣਾਂ ਤੋਂ ਰਹਿਤ ਕਰ ਕੇ ਧਰਤੀ ਉਤੇ 
ਡਿਗਾ ਦਿੱਤਾ ਹੈ।੧੬੬੭। 


ਉਸ ਦੀ ਹਾਲਤ ਨੂੰ ਵੇਖ ਕੇ, ਕੋਲ ਖੜੋਤੇ ਬਚਿਤ੍ਰ ਸਿੰਘ ਨੇ ਕ੍ਰੋਧਵਾਨ ਹੋ ਕੇ ਧਾਵਾ 
ਕਰ ਦਿੱਤਾ ਹੈ। ਸ਼ਿਆਮ (ਕਵੀ) ਕਹਿੰਦੇ ਹਨ, ਉਸ ਨੇ ਧਨੁਸ਼ ਬਾਣ ਲੈ ਕੇ ਰਾਜੇ ਨਾਲ 
ਬਹੁਤ ਯੁੱਧ ਮਚਾਇਆ ਹੈ। ਬਲਵਾਨ ਖੜਗ ਸਿੰਘ ਨੇ _ਧਨੁਸ਼ ਤਣ ਕੇ ਅਤੇ ਬਹੁਤ ਕ੍ਰੋਧਿਤ 
ਹੋ ਕੇ ਇਕ ਪੁਚੰਡ ਤੀਰ ਚਲਾ ਦਿੱਤਾ ਹੈ। (ਉਹ ਬਾਣ) ਉਸ ਦੇ ਸੀਨੇ ਵਿਚ ਲਗਿਆ 
ਹੈ ਅਤੇ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਹੈ। ਇਸ ਤਰ੍ਹਾਂ (ਖੜਗ _ਸਿੰਘ ਨੇ) 
ਵੈਰੀ ਨੂੰ ਮਾਰ ਦਿੱਤਾ _ਹੈ।੧੬੬੮। 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣ? 
ਅਜੀਤ ਸਿੰਘ ਯੋ ਬਚਨ _ਉਚਾਰਿਓ। ਖੜਗ _ਸਿੰਘ ਰਨ ਮਾਹਿ _ਹਕਾਰਿਓ। 
ਨ੍ਰਿਪ ਏ ਬੈਨ ਸੁਨਤ ਨਹੀ _ਡਰਿਓ। _ਮਹਾਬੀਰ ਪਗੁ ਆਗੈ _ਧਰਿਓ। ੧੬੭0। 


ਅਜੀਤ ਸਿੰਘ ਰਛਾ ਹਿਤ ਧਾਏ। ਗ੍ਯਾਰਹ ਰੁਦੂ ਭਾਨ ਸਭ _ਆਏ। 
ਇੰਦੂ ਕ੍ਰਿਸਨ ਜਮ ਬਸੁ ਰਿਸ ਭਰੇ। ਬਰੁਨ ਕੁਬੇਰ ਘੇਰਿ ਸਭ _ਖਰੇ। ੧੬੭੧। 


੭ਵੀਯ” 
ਸਿੰਘ ਅਜੀਤ ਜਬੈ _ਖੜਗੇਸ ਸੋ _ਸ੍ਯਾਮ ਕਹੈ ਅਤਿ ਜੁਧੁ _ਮਚਾਯੋ। 
ਸੈਗਿ ਸਿਵਾਦਿਕ ਸੂਰਜਿ ਤੇ ਅਰਿ ਮਾਰਨ ਕੋ ਤਿਹ ਹਾਥ ਉਚਾਯੋ। 
ਬਾਨ ਚਲੇ ਅਤਿ ਹੀ ਰਨ ਮੈ ਨ੍ਰਿਪ ਕਾਟਿ ਸਬੈ ਮਨਿ ਰੋਸਿ ਤਚਾਯੋ। 
ਲੈ ਧਨੁ ਬਾਨ ਮਹਾ ਬਲਵਾਨ ਹਨ੍ਯੋ ਭਟ ਕੋ ਕਿਨਹੂੰ ਨ _ਬਚਾਯੋ। _੧੬੭੨। 


ਜਪਣ 
ਜਬ ਅਜੀਤ ਸਿੰਘ ਮਾਰਿ _ਗਿਰਾਯੋ। ਸੁ _ਭਟਨ ਮਨ ਭਟਕਿਓ ਡਰ _ਪਾਯੋ। 
ਬਹੁਰੋ _ਭੂਪਤਿ ਖੜਗ _ਸੰਭਾਰਿਓ। ਚਕ੍ਹਤ ਤੇ _ਸਬਹੂੰ ਬਲੁ _ਹਾਰਿਓ। _੧੬੭੩। 


ਤਬ ਹਰਿ ਹਰਿ ਬਿਧਿ ਮੌਤੂ ਬਿਚਾਰਿਓ। ਮਰੈ ਨ _ਜਰੈ ਅਗਨ ਤੇ ਜਾਰਿਓ। 
ਤਾ ਤੇ ਜਤਨ ਕਛੂ ਅਬ ਕੀਜੈ। ਯਾ ਤੇ ਮਾਰਿ ਭੂਪ ਇਹ ਲੀਜੈ। ੧੬੭੪। 


ਬ੍ਹਮੇ ਕਹਿਓ ਸੁ ਇਹ ਬਿਧਿ ਕੀਜੈ। ਮੋਹਿਤ ਹ੍ਹੈ ਮਨ ਤਬ ਬਲੁ ਛੀਜੈ। 
ਜਬ ਇਹ ਭੂਪ ਗਿਰਿਓ ਲਖਿ ਲਈਯੈ। ਤਬ ਇਹ ਜਮ ਕੋ ਧਾਮ ਪਠਈਜਯੈ। ੧੬੭੫। 


ਪੁਨਿ ਅਪਛ੍ੂਨ ਆਇਸ ਦੀਜੈ। ਜਾ _ਸੋ_ਨ੍ਰਿਪ ਰੀਝੈ ਸੋਈ ਕੀਜੈ। 
ਕਉਤਕਿ ਹੇਰਿ ਭੂਪ ਜਬ ਲੈ ਹੈ। ਘਟਿ ਜੈ ਹੈ ਬਲ ਮਨ ਦ੍ਰਵਿ ਜੈ ਹੈ। ੧੬੭੬। 


ਦੰਹਰਾ 
ਕਮਲਜ ਯੌ __ਹਰਿ ਸਿਉਂ ਕਹਿਯੋ ਸੁਨੀ ਬਾਤ ਸੁਰਰਾਜ। 
ਨਭਿ _ਨਿਹਾਰ _ਬਾਸਵ _ਕਹਿਯੋ ਕਰਹੁ ਨ੍ਰਿਤ _ਸੁਰਰਾਜ। _੧੬੭੭। 


੭ਵੀਯ” 
ਉਤ ਦੇਵਬਧੂ ਮਿਲਿ ਨ੍ਰਿਤ ਕਰੈ ਇਤ ਸੂਰ ਸਬੈ ਮਿਲ ਜੁਧੁ ਮਚਾਯੋ। 
ਕਿੰਨਰ ਗੰਧ੍ਬ ਗਾਵਤ ਹੈ ਉਤ ਮਾਰੂ _ਬਜੈ ਰਨ ਮੰਗਲ ਗਾਯੋ। 


ਕ੍ਰਿਸਨਾਵਤਾਰ ੫੪੧ 


ਅਜੀਤ _ਸਿੰਘ ਨੇ _ਇਸ ਤਰ੍ਹਾਂ _ਬਚਨ _ਉਚਾਰੇ _ਅਤੇ _ਖੜਗ _ਸਿੰਘ ਨੂੰ _ਰਣ-ਭੂਮੀ 


ਵਿਚ _ਵੰਗਾਰਿਆ। ਰਾਜਾ (ਖੜਗ ਸਿੰਘ) ਇਨ੍ਹਾਂ `ਬੋਲਾਂ ਨੂੰ ਸੁਣ ਕੇ ਡਰਿਆ ਨਹੀਂ ਹੈ, (ਸਗੋਂ 


ਉਸ) ਮਹਾਵੀਰ _ਨੇ ਕਦਮ _ ਅਗੇ _ਹੀ__ਧਰਿਆ _ ਹੈ।੧੬੭।। 
ਅਜੀਤ ਸਿੰਘ ਦੀ ਰਖਿਆ ਲਈ (ਇਹ) ਦੌੜੇ _ਹਨ। ਗਿਆਰਾਂ ਰੁਦਰ ਅਤੇ ਸਾਰੇ 
ਸੂਰਜ ਆਏ _ਹਨ। ਇੰਦਰ, ਕ੍ਰਿਸ਼ਨ, ਯਮ ਅਤੇ ਅੱਠ ਬਸੂ, _ਵਰੁਨ, ਕੁਬੇਰ ਆਦਿ ਸਾਰੇ (ਰਾਜੇ 
ਨੂੰ) _ਘੇਰ _ਕੇ _ਖੜੋਤੇ _ਹਨ।੧੬੭੧। 
ਹਵੀਯਾਂ 
(ਕਵੀ) ਸ਼ਿਆਮ _ਕਹਿੰਦੇ ਹਨ, ਅਜੀਤ ਸਿੰਘ ਨੇ ਜਦੋਂ _ਖੜਗ ਸਿੰਘ ਨਾਲ ਬਹੁਤ 


ਰਿ 
ਹੇ 
ਕਰ 
ਰੰ 
ਕਹ 
੬ 
3 
ਗੇ 


ਜਦ _ ਅਜੀਤ _ਸਿੰਘ ਨੂੰ ਮਾਰ _ਕੇ _ਡਿਗਾ ਦਿੱਤਾ ਗਿਆ, _(ਤਦ ਸਾਰਿਆਂ) ਯੋਧਿਆਂ 
ਦਾ ਮਨ ਡੋਲ ਗਿਆ ਅਤੇ (ਸਭ) ਡਰ _ਗਏ। ਫਿਰ ਰਾਜੇ ਨੇ ਖੜਗ ਧਾਰਨ ਕਰ _ਲਿਆ। 
ਸਾਰੇ _ਹੈਰਾਨ ਹੋ __ਗਏ ਅਤੇ _(ਸਭ _ਦਾ) ਬਲ _ਛੀਣ _ਹੋ_ਗਿਆ।੧੬੭੩। 


ਤਦ ਵਿਸ਼ਣੂ, ਸ਼ਿਵ ਅਤੇ _ਬੂਹਮਾ ਨੇ ਸਲਾਹ ਕੀਤੀ ਕਿ (ਇਹ) ਨ ਮਰਦਾ ਹੈ ਅਤੇ 
ਨ ਹੀ ਅੱਗ ਨਾਲ ਸਾੜਿਆਂ ਸੜਦਾ _ਹੈ। ਇਸ ਲਈ ਕੋਈ ਹੋਰ ਯਤਨ ਕਰਨਾ ਚਾਹੀਦਾ 
ਹੈ, ਤਾਂ ਜੋ ਇਸ ਰਾਜੇ ਨੂੰ ਮਾਰ ਲਿਆ ਜਾਵੇ।੧੬੭੪। 
ਕਿਹਾ ਕਿ ਇਹ ਵਿਧੀ ਕਰੋ ਕਿ ਇਸ ਦਾ ਮਨ ਮੋਹਿਤ ਹੋ ਜਾਏ, ਤਦ 
ਬਲ _ਛੀਣ ਹੋ ਜਾਏਗਾ। ਜਦ _ਇਸ ਰਾਜੇ ਨੂੰ ਡਿਗਿਆ ਹੋਇਆ ਵੇਖ ਲਈਏ, 
ਨੂੰ ਯਮ ਵਿਚ _ਭੇਜ _ਦੇਈਏ।੧੬੭੫। 
(ਹੁਣ) ਫਿਰ ਅਪੌਂਛਰਾਵਾਂ ਨੂੰ ਆਗਿਆ ਦਿਓ (ਕਿ ਇਹ) ਓਹੀ ਕਰਨ ਜਿਸ ਨਾਲ 
ਰਾਜਾ ਉਨ੍ਹਾਂ ਦੇ ਕੌਤਕ ਵੇਖ ਲਵੇਗਾ ਤਾਂ (ਇਸ ਦਾ) ਮਨ 
ਬਲ ਘਟ _ ਜਾਏਗਾ।੧੬੭੬। 


ਬ੍ਰਹਮਾ ਨੇ ਸੂਹੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ ਅਤੇ ਇੰਦਰ ਨੇ (ਇਹ) ਗੱਲ ਸੁਣ 


ਲਈ। _ ਆਕਾਸ਼ _ਵਲ _ਤਕ ਕੇ ਇੰਦਰ ਨੇ ਕਿਹਾ--ਹੇ _ਸੁਅਰਗ _ਵਿਚ _ਬ਼ਿਰਾਜਣ ਵਾਲੇ 
ਦੇਵਤਿਓ! ਨਾਚ _ਕਰੋ।੧੬੭੭। 
੭ਾਵੰਯ੍ਾ 

ਉਧਰ _ ਦੇਵਤਿਆਂ ਦੀਆਂ ਇਸਤਰੀਆਂ _ਮਿਲ _ਕੇ _ਨਾਚ _ਕਰਦੀਆਂ ਹਨ, ਇਧਰ ਸਾਰੇ 
ਸੂਰਮੇ ਮਿਲ ਕੇ ਯੁੱਧ ਕਰਦੇ _ਹਨ। _ਕਿੰਨਰ ਅਤੇ _ਗੰਧਰਬ _ਗਾਉਂਦੇ ਹਨ, _ਉਧਰ _ਮਾਰੂ ਵਾਜਾ 
ਵਜਦਾ ਹੈ ਅਤੇ _ਰਣ-ਭੂਮੀ ਵਿਚ _ਮਾਂਗਲਿਕ (ਗੀਤ) _ਗਾਏ ਜਾ ਰਹੇ _ਹਨ। ਉਨ੍ਹਾਂ ਦੇ ਵਡੇ 


ਸੀ _ਦਸਮ-ਗ੍ਰੰਥ _ਸਾਹਿਬ 


ਕਉਤੁਕ ਦੇਖਿ ਬਡੋ ਤਿਨ ਕੋ ਇਹ ਭੂਪਤਿ ਕੋ ਮਨ ਤਉ ਬਿਰਮਾਯੋ। 
ਕਾਨ੍ਹ ਅਚਾਨ ਲਯੋ ਧਨੁ _ਤਾਨਿ ਸੁ ਬਾਨ ਮਹਾ ਨ੍ਰਿਪ ਕੇ ਤਨਿ ਲਾਯੋ। ੧੬੭੮। 


ਲਾਗਤ ਹੀ ਸਰ ਮੋਹਿਤ ਭਯੋ _ਤੇਊ ਤੀਰਨ ਸੋ _ਬਰ ਬੀਰ ਸੰਘਾਰੇ। 
ਗਿਆਰਹ ਰੁਦੂਨਿ ਕੇ ਅਗਨੰ ਗਨ ਮਾਰਿ ਲਏ ਹਰਿ ਲੋਕਿ ਸਿਧਾਰੇ। 
ਦ੍ਰਾਦਸ ਭਾਨ ਜਲਾਧਿਪ ਅਉ ਸਸਿ ਇੰਦੂ ਕੁਬੇਰ ਕੇ ਅੰਗ ਪ੍ਰਹਾਰੇ। 
ਅਉਰ ਜਿਤੇ ਭਟ ਠਾਢੇ ਰਹੇ ਕਬਿ ਸ੍ਯਾਮ ਕਹੈ _ਬਿਪਤੇ ਕਰਿ ਡਾਰੇ। ੧੬੭੯। 


ਸਕ੍ਹ ਕੋ _ਸਾਠ ਲਗਾਵਤ ਭਯੋ ਸਰ ਦੂ ਸਤਿ ਕਾਨ੍ਹ ਕੇ _ਗਾਤ _ਲਗਾਏ। 
ਚਉਸਠਿ ਬਾਨ ਹਨੇ ਜਮ ਕੋ ਰਵਿ ਦ੍ਰਾਦਸ ਦ੍ਰਾਦਸ ਕੇ ਸੰਗ ਘਾਏ। 
ਸੋਮ ਕੋ ਸਉ ਸਤ ਰੁਦੂ ਕੋ ਚਾਰ ਲਗਾਵਤ ਭਯੋ ਕਬਿ ਸਯਾਮ ਸੁਨਾਏ। 
ਸ੍ਰੌਨ ਭਰੇ ਸਬ ਕੇ ਪਟ ਮਾਨਹੁ ਚਾਚਰ ਖੇਲਿ ਅਬੈ ਭਟ ਆਏ। ੧੬੮0। 


ਚੱਪਣ/ 
ਅਉਰ _ਸੁਭਟ ਬਹੁਤੇ ਤਿਹ ਮਾਰੇ। ਜੂਝ ਪਰੇ ਜਮ ਧਾਮਿ _ਸਿਧਾਰੇ। 
ਤਬ ਨ੍ਰਿਪ ਧੈ ਬੁਹਮਾ ਚਲ _ਆਯੋ। ਸ੍ਯਾਮ _ਭਨੈ ਯਹ ਬੈਨ ਸੁਨਾਯੋ। ੧੬੮੧। 


ਕਹਿਓ ਸੁ ਕਿਉ ਇਨ ਕਉ ਰਨਿ ਮਾਰੈ। ਬ੍ਰਿਥਾ ਕੋਪ ਕੈ ਕਿਉ ਸਰ ਡਾਰੈ। 
ਤਾ ਤੇ ਇਹੈ ਕਾਜ ਅਬ _ਕੀਜੈ। ਦੇਹ ਸਹਿਤ ਨਭਿ ਮਾਰਗ ਲੀਜੈ। ੧੬੮੨। 


ਜੁਧ ਕਥਾ ਨਹੀ ਰਿਦੈ ਚਿਤਾਰੋ। _ਅਪਨੋ _ਅਗਲੋ ਕਾਜ _ਸਵਾਰੋ। 
ਤਾ ਤੇ ਅਬਿ ਬਿਲੰਬ ਨਹੀ ਕੀਜੈ। ਮੇਰੋ ਕਹਿਯੋ ਮਾਨ ਕੈ ਲੀਜੈ। ੧੬੮੩। 
ਹਾਵੀਯਾਂ 
ਇੰਦੂ ਕੇ ਧਾਮ ਚਲੋ ਬਲਵਾਨ ਸੁਜਾਨ ਸੁਨੋ ਅਬ _ਢੀਲ ਨ_ਕੀਜੈ। 
ਦੇਵਬਧੁ ਜੋਉ ਚਾਹਤ ਹੈ ਤਿਨ ਕੋ _ਮਿਲੀਐ ਮਿਲ ਕੈ ਸੁਖ ਲੀਜੈ। 
ਤੇਰੋ ਮਨੋਰਥ ਪੂਰਨ ਹੋਤ ਹੈ ਮਾਨ _ਕਹਿਓ ਨ੍ਰਿਪ ਅੰਮ੍ਰਿਤ ਪੀਜੈ। 
ਰਾਜਨ ਰਾਜ ਸਮਾਜ ਤਜੋ ਇਨ ਬੀਰਨ ਕੋ ਨ ਬ੍ਰਿਥਾ ਦੁਖੁ ਦੀਜੈ। ੧੬੮੪। 
ਦੰਹਰਾ 
ਯੌ ਸੁਨਿ ਬਬਤੀਆ ਬੂਹਮ ਕੀ ਭੂਪ ਸਤ ਦੁਖ ਦੈਨ। 
ਅਤਿ ਚਿਤਿ ਹਰਖ ਬਢਾਇ ਕੈ ਬੋਲਿਓ ਬਿਧਿ ਸੋ ਬੈਨ। ੧੬੮੫। 
ਚੱਪਣਾ 
ਬੁਹਮਾ ਸੋ_ਬੈਨ ਸੁਨਾਯੋ। ਤੋ ਸਿਉ ਕਹੋ ਜੁ ਮਨ ਮੈ ਆਯੋ। 
ਸੋ ਬੀਰ ਸਸਤ੍ਰ ਜਬ ਧਰੈ। ਕਹੋ ਬਿਸਨ ਬਿਨ ਕਾਸੋ ਲਰੈ। ੧੬੮੬। 


ਹੋਤ &ਤ 


ਕ੍ਰਿਸਨਾਵਤਾਰ ੫੪੩ 


ਕੌਤਕ ਵੇਖ ਕੇ ਇਸ ਰਾਜਾ (ਖੜਗ ਸਿੰਘ) ਦਾ ਮਨ _ਲੁਭਾਇਮਾਨ ਹੋ ਗਿਆ ਹੈ। (ਉਸ 
ਵੇਲੇ) ਕ੍ਰਿਸ਼ਨ ਨੇ ਅਚਾਨਕ _ਹੀ _ਧਨੁਸ਼ ਕਸ _ਲਿਆ ਅਤੇ ਇਕ ਤਕੜਾ _ਬਾਣ ਰਾਜੇ ਦੇ 
ਸ਼ਰੀਰ ਵਿਚ ਮਾਰ ਦਿੱਤਾ।੧੬੭੮। 

ਬਾਣ _ਲਗਦਿਆਂ ਹੀ (ਰਾਜਾ) ਬੇਹੋਸ਼ ਹੋ ਗਿਆ ਹੈ, ਪਰ ਫਿਰ ਵੀ ਉਸ ਨੇ ਤੀਰਾਂ 
ਨਾਲ _ਬਹੁਤ _ਯੋਧੇ _ਮਾਰ _ਦਿੱਤੇ _ਹਨ। _ਗਿਆਰਾਂ _ਰੁਦਰਾਂ ਦੇ ਅਣਗਿਣਤ ਗਣ ਮਾਰ ਦਿੱਤੇ 
ਹਨ (ਅਤੇ ਉਹ) ਸ਼ਿਵ ਲੋਕ ਨੂੰ ਚਲੇ ਗਏ _ਹਨ। ਬਾਰ੍ਹਾਂ _ਸੂਰਜਾਂ, _ਵਰੁਨ ਦੇਵਤਾ, ਚੰਦ੍ਰਮਾ, 
ਇੰਦਰ _ਅਤੇ ਕੁਬੇਰ ਦੇ ਅੰਗ ਕਟ ਸੁਟੇ ਹਨ। _ਕਵੀ ਸ਼ਿਆਮ _ਕਹਿੰਦੇ ਹਨ, ਹੋਰ ਜਿਤਨੇ 
ਸੂਰਮੇ _ਖੜੋਤੇ _ਹੋਏ ਸਨ, ਉਨ੍ਹਾਂ _ ਨੂੰ _(ਰਾਜੇ ਨੇ) _ਅਪਮਾਨਿਤ _ਕਰ _ ਦਿੱਤਾ _ਹੈ।੧੬੭੯। 

ਇੰਦਰ ਨੂੰ _ਸਠ ਬਾਣ ਮਾਰੇ _ਹਨ ਅਤੇ ਕ੍ਰਿਸ਼ਨ ਦੇ ਸ਼ਰੀਰ ਵਿਚ ਦੋ ਸੌ (ਤੀਰ) 


ਨਾਲ ਜ਼ਖ਼ਮੀ ਕੀਤਾ _ਹੈ। _ਕਵੀ ਸ਼ਿਆਮ ਕਹਿੰਦੇ ਹਨ, ਚੰਦੂਮਾ ਨੂੰ ਇਕ ਸੌ_ਅਤੇ ਰੁਦੁ ਨੂੰ 


ਚਾਰ _ਸੌ_ਬਾਣ ਮਾਰੇ _ਹਨ। _ਸਾਰਿਆਂ ਦੇ ਬਸਤ੍ਰ ਲਹੂ _ਨਾਲ _ਲਿਬੜ _ਗਏ _ਹਨ ਮਾਨੋ ਸੂਰਮੇ 
ਹੁਣੇ ਹੀ ਹੋਲੀ ਖੇਡ _ਕੇ ਆਏ ਹੋਣ।੧੬੮0। 
ਚੱਪਾ 


ਉਸ ਨੇ ਹੋਰ ਬਹੁਤ ਸਾਰੇ ਸੂਰਮੇ _ਮਾਰ ਦਿੱਤੇ, (ਜੋ) ਵੀ ਲੜੇ _ਯਮਲੋਕ ਚਲੇ _ਗਏ। 
ਤਦ ਬ੍ਹਮਾ ਚਲ ਕੇ ਰਾਜੇ ਕੋਲ ਆਇਆ। ਸ਼ਿਆਮ (ਕਵੀ) ਕਹਿੰਦੇ ਹਨ, (ਉਸ ਨੇ) 
ਇਹ ਬਚਨ ਕਹਿ _ਸੁਣਾਇਆ।੧੬੮੧। 

(ਬੁਹਮਾ) ਕਹਿਣ _ਲਗਿਆ--(ਹੇ ਰਾਜਨ! ਤੂੰ) ਇਨ੍ਹਾਂ ਨੂੰ ਯੁੱਧ _ਵਿਚ _ਕਿਉਂ ਮਾਰਦਾ 
ਹੈਂ। ਵਿਅਰਥ ਵਿਚ ਕ੍ਰੋਧ ਕਰ ਕੇ ਕਿਉਂ ਬਾਣ ਚਲਾਉਂਦਾ ਹੈਂ। ਇਸ ਲਈ ਹੁਣ ਇਹ 
ਕੰਮ _ਕਰ _ ਅਤੇ ਦੇਹ ਸਮੇਤ _ ਆਕਾਸ਼ _ਦਾ _ ਮਾਰਗ _ ਫੜ।੧੬੮੨। 

ਯੁੱਧ ਦੇ ਬ੍ਰਿਤਾਂਤ ਨੂੰ ਮਨ ਵਿਚ ਨ ਵਿਚਾਰ ਅਤੇ ਆਪਣੇ ਅਗਲੇ (ਲੋਕ ਦਾ) ਕੰਮ 


ਸੰਵਾਰ। ਇਸ _ਲਈ ਹੁਣ ਦੇਰ ਨ ਕਰ ਅਤੇ ਮੇਰੇ ਕਹੇ ਨੂੰ ਮੰਨ ਲੈ।੧੬੮੩। 


ਸਮਾਜ ਨੂੰ _ਛਡ _ਦਿਓ ਅਤੇ ਇਨ੍ਹਾਂ ਯੋਧਿਆਂ ਨੂੰ ਵਿਅਰਥ _ਦਾ ਦੁਖ _ਨ _ਦਿਓ।੧੬੮੪। 
ਦੌਹਾਰਾ 

ਬ੍ਰਹਮਾ _ਦੀਆਂ ਇਸ ਤਰ੍ਹਾਂ ਦੀਆਂ _ਗੱਲਾਂ ਸੁਣ _ਕੇ ਵੈਰੀਆਂ ਨੂੰ ਦੁਖ _ਦੇਣ ਵਾਲਾ 
ਰਾਜਾ _ਆਪਣੇ ਚਿਤ _ਵਿਚ _ ਬਹੁਤ _ ਖੁਸ਼ੀ _ਵਧਾਉਂਦਾ _ਹੋਇਆ _ਬੂਹਮਾ ਨੂੰ ਇਹ _ਬੋਲ 


ਬੇ ਲਿਆ।੧੬੮੫। 
ਦੱਖਣ 

(ਰਾਜੇ ਨੇ) ਬੂਹਮਾ ਨੂੰ ਇਸ ਤਰ੍ਹਾਂ ਦਾ _ਬੋਲ _ਸੁਣਾਇਆ--ਤੈਨੂੰ _ਉਹੀ ਕਹਿੰਦਾ ਹਾਂ, 
ਮਨ ਵਿਚ ਆਇਆ ਹੈ। ਮੇਰੇ ਵਰਗਾ _ਵੀਰ _ਜਦੋਂ_ਸ਼ਸਤ੍ਰ _ਧਾਰਨ ਕਰੇਗਾ, (ਤਾਂ) ਵਿਸ਼ਣੂ 
ਛਡ _ਕੇ (ਹੋਰ) ਕਿਸ ਨਾਲ _ਲੜੇਗਾ।੧੬੮੬। 


0੨੧੨ ਤੋ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਤੁਮ ਸਬ ਜਾਨਤ ਬਿਸੂ ਕਰ ਖੜਗ ਸਿੰਘ ਮੋਹਿ ਨਾਉ। 
ਲਾਜ ਆਪਨੇ ਨਾਉ ਕੀ ਕਹੋ ਕਹਾ _ਭਜਿ _ਜਾਉ। ੧੬੮੭। 
ਹਾਵੀਯ” 
ਚਤੁਰਾਨਨ ਮੋ ਬਤੀਆ ਸੁਨਿ ਲੈ ਚਿਤ ਦੈ ਦੁਹ ਸੁਉਨਨ ਮੈ ਧਰੀਐ। 
ਉਪਮਾ ਕੋ ਜਬੈ ਉਮਗੈ ਮਨ ਤਉ ਉਪਮਾ ਭਗਵਾਨ ਹੀ ਕੀ ਕਰੀਐ। 
ਪਰੀਐ ਨਹੀ ਆਨ ਕੇ ਪਾਇਨ ਪੈ ਹਰਿ ਕੇ ਗੁਰ ਕੇ ਦਿਜ ਕੈ ਪਰੀਐ। 
ਜਿਹ ਕੋ ਜੁਗ ਚਾਰ ਮੈ ਨਾਉ ਜਪੈ ਤਿਹ ਸੋ ਲਰਿ ਕੈ ਮਰੀਐ ਤਰੀਐ। ੧੬੮੮। 
ਜਾ ਸਨਕਾਦਿਕ ਸੇਸ ਤੇ ਆਦਿਕ ਖੋਜਤ ਹੈ ਕਛੂ _ਅੰਤ ਨ ਪਾਯੋ। 
ਚਉਦਹ _ਲੋਕਨ ਬੀਚ ਸਦਾ ਸੁਕ _ਬ੍ਯਾਸ ਮਹਾ ਕਬਿ ਸ੍ਯਾਮ ਸੁ _ਗਾਯੋ। 
ਜਾਹੀ ਕੇ ਨਾਮ ਪ੍ਰਤਾਪ ਹੂੰ ਤੇ ਧੂਅ ਸੋ ਪੁਹਲਾਦ ਅਛੈ ਪਦ ਪਾਯੋ। 
ਸੋ ਅਬ ਮੋ ਸੰਗ ਜੁਧੁ ਕਰੈ ਜਿਹ ਸ੍ਰੀਧਰ ਸ੍ਰੀ ਹਰਿ ਨਾਮ ਕਹਾਯੋ। ੧੬੮੯। 


%/ੜਲ 
ਚਤੁਰਾਨਨ ਏ ਬਚਨ ਸੁਨਤ _ਚਕ੍ਰਿਤ _ਭਯੋ। 
ਬਿਸਨ ਭਗਤ ਕੋ ਤਬੈ ਭੂਪ ਚਿਤ ਮੈ ਲਯੋ। 
ਸਾਧ ਸਾਧ ਕਰਿ _ਬੋਲਿਓ ਬਦਨ _ਨਿਹਾਰ ਕੈ। 
ਹੋ ਮੋਨ ਰਹਿਯੋ ਗਹਿ _ਕਮਲਜ ਪ੍ਰੇਮ ਬਿਚਾਰ ਕੈ। ੧੬੯0। 
ਬਹੁਰਿ ਬਿਧਾਤਾ ਭੂਪਤਿ ਕੋ ਇਹ ਬਿਧਿ ਕਹਿਯੋ। 
ਭਗਤਿ _ਗ੍ਯਾਨ ਕੋ ਤਤੁ ਭਲੀ ਬਿਧਿ ਤੈ ਲਹਿਯੋ। 
ਤਾ ਤੇ ਅਬ ਤਨ ਸਾਥਹਿ ਸੁਰਗਿ ਸਿਧਾਰੀਐ। 
ਹੋ ਮੁਕਤ ਓਰ ਕਰਿ ਦ੍ਰਿਸਟਿ ਨ ਜੁਧ ਨਿਹਾਰੀਐ। ੧੬੯੧। 
ਦੰਹਰਾ 
ਕਹਿਯੋ ਨ ਮਾਨੈ ਭੂਪ ਜਬ ਤਬ ਬੂਹਮੇ ਕਹ _ਕੀਨ। 
ਨਾਰਦ ਕੋ ਸਿਮਰਨਿ _ਕੀਓ ਮੁਨਿ ਆਯੋ _ਪਰਬੀਨ। _੧੬੯੨। 
ਹਵੀਯਾਂ 
ਤਬ ਹੀ ਮੁਨਿ ਨਾਰਦ ਆਇ ਗਯੋ ਤਿਹ ਭੂਪਤਿ ਕੋ ਇਕ ਬੈਨ ਸੁਨਾਯੋ। 
ਚਉਦਹ _ਲੋਕਨ ਬੀਚ _ਕਹਿਯੋ ਪ੍ਰਭਿ ਤੋ ਸਮ ਰਾਜ ਨ ਕੋਊ ਬਨਾਯੋ। 
ਤਾਹੀ ਤੇ ਬੀਰਨ ਕੀ ਮਨਿ ਤੈ ਸੁ ਭਲੋ ਕੀਯੋ ਸ੍ਯਾਮ ਸੋ ਜੁਧ ਮਚਾਯੋ। 
ਸ੍ਯਾਮ ਕਹੈ ਮੁਨਿ ਕੀ ਬਤੀਆ ਸੁਨਿ ਭੂਪ ਘਨੋ ਮਨ ਮੈ ਸੁਖੁ ਪਾਯੋ। ੧੬੯੩। 
ਦੰਹਰਾ 
ਭੰਦਨ _ੂਪਤਿ ਕੀਯੋ ਨਾਰਦ _ਕੋ_ਪਹਿਚਾਨਿ। 
ਪਤਿ ਇਹ ਉਪਦੇਸ ਦੀਆ ਜੁਧ ਕਰੋਂ ਬਲਵਾਨ। _੧੬੯੪। 


ਤੂ 


ਕ੍ਰਿਸਨਾਵਤਾਰ ੫੪੫ 


ਹੇ ਵਿਸ਼ਵ ਕਰਤਾ! ਤੂੰ ਜਾਣਦਾ ਹੈਂ _ਕਿ ਮੇਰਾ ਨਾਂ ਖੜਗ ਸਿੰਘ ਹੈ। (ਮੈਨੂੰ) ਆਪਣੇ 


ਨਾਂ ਦੀ ਲਾਜ ਹੈ; ਦਸ, 'ਕਿਥੇ ਭਜ ਕੇ ਜਾਵਾਂ।੧੬੮੭। 

੭ਾਵੀਯ੍ਾ 

ਹੇ ਬੁਹਮਾ! ਚਿਤ ਦੇ ਕੇ ਮੇਰੀ ਗੱਲ ਸੁਣ ਲੈ ਅਤੇ ਦੋਹਾਂ ਕੰਨਾਂ ਵਿਚ _ਧਰ _ਲੈ। 
ਮਨ ਉਪਮਾ ਕਰਨ ਨੂੰ _ਉਛਾਲਾ ਮਾਰੇ, ਤਾਂ ਉਪਮਾ ਭਗਵਾਨ ਦੀ ਹੀ _ਕਰੀਏ। ਕਿਸ 
ਦੇ ਪੈਰੀਂ ਨ ਪਈਏ, (ਕੇਵਲ) ਭਗਵਾਨ ਦੇ, ਗੁਰੂ ਦੇ ਅਤੇ ਬ੍ਰਾਹਮਣ ਦੇ (ਹੀ ਪੈਰੀਂ) 
ਚਾਹੀਦਾ ਹੈ)। ਜਿਸ _ਦਾ ਚੌਹਾਂ ਯੁਗਾਂ ਵਿਚ _ਨਾਮ ਜਪਿਆ ਜਾਂਦਾ ਹੈ, _ਉਸ ਨਾਲ 
ਕੇ ਅਤੇ (ਉਸ ਤੋਂ) ਮਰ ਕੇ (ਸੰਸਾਰ ਸਾਗਰ) _ਤਰਿਆ ਜਾਂਦਾ _ਹੈ।੧੬੮੮। 
ਜਿਸ ਨੂੰ ਸਨਕਾਦਿਕ, ਸ਼ੇਸ਼ਨਾਗ ਜਿਹੇ ਖੋਜ __ਰਹੇ ਹਨ, (ਪਰ ਉਨ੍ਹਾਂ _ਨੇ) ਕੁਝ _ਅੰਤ 
ਨਹੀਂ ਪਾਇਆ ਹੈ। _ਕਵੀ ਸ਼ਿਆਮ ਕਹਿੰਦੇ ਹਨ, ਚੌਦਾਂ ਲੋਕਾਂ ਵਿਚ ਸਦਾ ਹੀ ਮਹਾ ਰਿਸ਼ੀ 
ਸੁਕਦੇਵ _ਅਤੇ _ਵਿਆਸ _ ਗਾਉਂਦੇ _ਹਨ। ਜਿਸ ਦੇ ਨਾਮ ਦੇ ਪ੍ਰਤਾਪ ਕਾਰਨ _ਧੂਹ _ ਅਤੇ 
ਪ੍ਰਹਿਲਾਦ ਨੇ _ਸਥਾਈ _ਪਦ ਪ੍ਰਾਪਤ _ਕੀਤਾ _ਹੈ। _ਓਹੀ ਹੁਣ ਮੇਰੇ ਨਾਲ ਯੁੱਧ _ਕਰੇਗਾ _ਜਿਸ 


& ਸ੍ਰ ਐ 


ਬ੍ਰਹਮਾ ਇਹ ਬਚਨ ਸੁਣ ਕੇ ਹੈਰਾਨ ਹੋ ਗਿਆ ਅਤੇ ਉਸੇ ਵੇਲੇ ਰਾਜੇ ਨੂੰ _ਵਿਸ਼ਣੂ- 
ਭਗਤ ਵਜੋਂ ਮਨ ਵਿਚ _ਜਾਣ _ਲਿਆ। (ਰਾਜੇ ਦਾ) ਮੂੰਹ ਵੇਖ ਕੇ (ਬ੍ਰਹਮਾ) ਧੰਨ ਧੰਨ ਕਹਿ 
ਕੇ _ਬੋਲਿਆ। (ਅਤੇ ਉਸ ਦੇ ) ਪ੍ਰੇਮ ਨੂੰ ਵਿਚਾਰ ਕੇ ਬ੍ਰਹਮਾ ('ਕਮਲਜ”) ਚੁਪ ਹੋ 
`”"ਗਿਆ।੧੬੯0। 


ਫਿਰ ਬੂਹਮਾ ਨੇ ਰਾਜੇ ਨੂੰ ਇਸ ਤਰ੍ਹਾਂ _ਕਿਹਾ--(ਤੁਸੀਂ) ਭਗਤੀ ਅਤੇ _ਗਿਆਨ ਦੇ 


ਤੱਤ੍ਰ ਨੂੰ ਚੰਗੀ ਤਰ੍ਹਾਂ ਜਾਣ _ਲਿਆ ਹੈ। ਇਸ ਲਈ ਹੁਣ ਤਨ ਸਹਿਤ _ਸੁਅਰਗ ਨੂੰ _ਜਾਓ। 


ਮੁਕਤੀ (ਪ੍ਰਾਪਤੀ) ਵਲ ਦ੍ਰਿਸ਼ਟੀ ਕਰੋ ਅਤੇ ਯੁੱਧ _ਵਲ _ਨ ਵੇਖੋ।੧੬੯੧। ਰ੍‌ 
ਦੰਹਰਾ 

ਰਾਜੇ ਨੇ ਕਿਹਾ ਨ ਮੰਨਿਆ ਤਾਂ ਬੂਹਮਾ ਨੇ ਕੀਹ ਕੀਤਾ? (ਉਸੇ ਵੇਲੇ) ਨਾਰਦ 
ਕੀਤਾ _ ਅਤੇ _ਪੁਬੀਨ _ਮੁਨੀ _(ਉਥੇ) ਆ _ਗਿਆ।੧੬੯੨। 


ਨ 
ਸੰ 
ਜੀ 

ਕੰ ਰਤ 


ਕਿ ਨਾਲ 
ਮਚਾਇਆ ਹੈ। (ਕਵੀ) ਸ਼ਿਆਮ _ਕਹਿੰਦੇ ਹਨ, ਮੁਨੀ ਦੀ ਇਹ ਗੱਲ ਸੁਣ ਕੇ ਰਾਜੇ 
ਮਨ ਵਿਚ _ ਬਹੁਤ _ਸੁਖ _ ਪ੍ਰਾਪਤ _ ਕੀਤਾ _ਹੈ।੧੬੯੩। 
ਦੰਹਰ” 
ਨਾਰਦ ਨੂੰ ਪਛਾਣ ਕੇ ਰਾਜੇ ਨੇ _ਬੰਦਨਾ _ਕੀਤੀ। _ਸ੍ਰੇਸ਼ਠ ਮੁਨੀ ਨੇ ਇਹ _ਉਪਦੇਸ਼ 
ਦਿੱਤਾ _ਕਿ _ਹੇ ਬਲਵਾਨ! _(ਚੰਗੀ ਤਰ੍ਹਾਂ) ਯੁੱਧ _ਕਰੋ। _ ੧੬੯੪। 


ਸੀ _ਦਸਮ-ਗ੍ਰੰਥ _ਸਾਹਿਬ 


ਇਤ ਭੂਪਤਿ ਨਾਰਦ ਮਿਲੇ ਪ੍ਰੇਮੁ ਭਗਤਿ ਕੀ _ਖਾਨ। 
ਉਤ ਮਹੇਸ ਚਲਿ ਤਹ ਗਏ ਜਹ _ਠਾਢੇ _ਭਗਵਾਨ। ੧੬੯੫। 
ਚੱਪਣਾ 
ਇਤੇ ਰੁਦੂ ਮਨਿ ਮੰਤ੍ਰ ਬਿਚਾਰਿਓ। ਸ੍ਰੀ ਜਦੁਪਤਿ ਕੇ ਨਿਕਟਿ _ਉਚਾਰਿਓ। 
ਅਬ ਹੀ _ਮ੍ਿਤਹਿ ਆਇਸ ਦੀਜੈ। ਤਬ ਇਹ ਭੂਪ ਮਾਰਿ ਕੈ ਲੀਜੈ। ੧੬੯੬। 


ਦੰਹਰ” 
ਸਰ ਅਪਨੇ ਮੈ ਮਿਰਿਤੁ ਧਰਿ ਇਹ ਤੁਮ ਕਰਹੁ ਉਪਾਇ। 
ਅਬ _ਕਸਿ ਕੈ ਧਨੁ ਛਾਡੀਏ ਭੂਲੇ ਬਬਡਿ ਅਨਿਆਇ। _੧੬੯੭। 


ਚੱਪਣਾ 
ਸੋਈ ਕਾਮ ਸ੍ਯਾਮ ਜੂ ਕੀਨੋ। ਜਿਹ ਬਿਧਿ ਸੋ ਸਿਵ ਜੂ ਕਹਿ ਦੀਨੋ। 
ਤਬ _ਚਿਤਵਨ ਹਰਿ ਮਿਤ ਕੋ ਕੀਯੋ। ਮੀਚ ਆਇ ਕੈ ਦਰਸਨੁ ਦੀਯੋ। ੧੬੯੮। 
ਦੰਹਰਾ 
ਕਹਿਓ ਮ੍ਰਿਤ ਕੋ ਕ੍ਰਿਸਨ ਜੂ ਮੋ ਸਰ ਮੈ ਕਰ ਬਾਸੁ। 
ਅਬ ਛਾਡਤ ਹੋ ਸਤੁ ਪੈ ਜਾਇ ਕਰਹੁ ਤਿਹ ਨਾਸੁ। ੧੬੯੯। 
ਹਵੀਯਾਂ 
ਦੇਵ ਬਧੂਨ ਕੈ ਨੈਨ _ਕਟਾਛ _ਬਿਲੋਕਤ ਹੀ ਨ੍ਰਿਪ ਚਿਤ ਲੁਭਾਯੋ। 
ਨਾਰਦ ਬੂਹਮ ਦੁਹੁੰ ਮਿਲ ਕੈ ਰਨ ਮੈ ਸੰਗਿ ਬਾਤਨ ਕੇ ਉਰਝਾਯੋ। 
ਸ੍ਯਾਮ ਤਬੈ _ਲਖਿ ਘਾਤ ਭਲੀ ਅਰਿ ਮਾਰਨ ਕੋ ਮਿਤ ਬਾਨ ਚਲਾਯੋ। 
ਮੰਤੂਨਿ ਕੇ ਬਲ ਸੋ ਛਲ ਸੋ ਤਬ ਭੂਪਤਿ ਕੋ ਸਿਰੁ ਕਾਟਿ ਗਿਰਾਯੋ। ੧੭00। 


ਜਦਿਪਿ ਸੀਸ ਕਟਿਓ ਨ ਹਟਿਓ ਗਹਿ ਕੇਸਨਿ ਤੇ ਹਰਿ ਓਰਿ ਚਲਾਯੋ। 
ਮਾਨਹੁ ਪ੍ਰਾਨ ਚਲਿਯੋ _ਦਿਵਿ 'ਆਨਨ ਕਾਜ _ਬਿਦਾ ਬ੍ਰਿਜਰਾਜ ਧੈ _ਆਯੋ। 
ਸੋ_ਸਿਰੁ ਲਾਗ ਗਯੋ ਹਰਿ ਕੇ ਉਰਿ ਮੂਰਛ ਹ੍ਹੈ ਪਗੁ ਨ ਠਹਰਾਯੋ। 

ਦੇਖਹੁ ਪਉਰਖ ਭੂਪ ਕੇ ਮੁੰਡ ਕੋ _ਸ੍ਯੰਦਨ ਤੇ ਪ੍ਰਭੁ _ਭੂਮਿ _ਗਿਰਾਯੋ। ੧੭0੧ 


ਭੂਪਤ ਜੈਸੋ ਸੁ ਪੌਰਖ ਕੀਨੋ ਹੈ ਤੈਸੀ ਕਰੀ ਨ ਕਿਸੀ ਕਰਨੀ। 

ਲਖਿ ਜਛਨਿ _ਕਿਨਰੀ ਰੀਝ ਰਹੀ ਨਭ ਮੈ ਸਭ _ਦੇਵਨ ਕੀ ਘਰਨੀ। 

ਮ੍ਰਿਦ ਬਾਜਤ ਬੀਨ _ਮਿਰਿਦੰਗ ਉਪੰਗ _ਮੁਚੰਗ ਲੀਏ ਉਤਰੀ _ਧਰਨੀ। 

ਨਭ _ਨਾਚਤ ਗਾਵਤ _ਰੀਝਿ _ਰਿਝਾਵਤ ਯੋ ਉਪਮਾ ਕਬਿ ਨ _ਬਰਨੀ। ੧੭0੨। 


ਕ੍ਰਿਸਨਾਵਤਾਰ ੫੪੭ 


ਘ 


ਗਿਆ _ ਜਿਥੇ ਸ੍ਰੀ ਕ੍ਰਿਸ਼ਨ _ਖੜੋਤੇ _ਹਨ।੧੬੯੫। 


ਘ 


ਇਧਰ ਰਾਜੇ _ ਨੂੰ ਪ੍ਰੇਮ ਭਗਤੀ ਦੀ ਖਾਣ ਰੂਪ _ਨਾਰਦ _ਮਿਲੇ ਹਨ ਅਤੇ ਉਧਰ ਸ਼ਿਵ 
ਉਥੇ 


ਇਧਰ ਰੁਦੂ ਨੇ ਮਨ ਵਿਚ ਵਿਚਾਰ ਕੀਤਾ ਅਤੇ ਸ੍ਰੀ ਕ੍ਰਿਸ਼ਨ ਦੇ ਕੋਲ ਜਾ 
ਦਿੱਤਾ ਕਿ ਹੁਣੇ ਹੀ ਮ੍ਰਿਤੂ-ਦੇਵ ਨੂੰ ਆਗਿਆ ਦਿਓ, ਤਾਂ ਜੋ (ਉਹ) ਇਸ ਰਾਜੇ 
ਲਈ ।੧੬੯੬। 
ਦੰਹਰ” 

ਆਪਣੇ _ਬਾਣ ਵਿਚ ਮ੍ਰਿਤੂ-ਦੇਵ ਨੂੰ ਧਰ ਕੇ _(ਧਨੁਸ਼ ਦਾ _ਚਿਲਾ ਚੜ੍ਹਾ ਦਿਓ); ਤੁਸੀਂ 
ਇਹੀ ਉਪਾ ਕਰੋ। ਹੁਣ ਕਸ ਕੇ ਧਨੁਸ਼ ਛਡ _ਦਿਓ (ਅਤੇ ਇਹ) ਕੁਲ ਜਾਓ ਕਿ ਇਹ 
ਬਹੁਤ ਅਨਿਆਂ ਹੈ।੧੬੯੭। 


ਕੋ ਕੈ 


ਚੱਪਣ? 

ਸ੍ਰੀ ਕ੍ਰਿਸ਼ਨ ਨੇ ਓਹੀ ਕੰਮ ਕੀਤਾ ਹੈ ਜਿਸ ਤਰ੍ਹਾਂ ਸ਼ਿਵ ਜੀ ਨੇ ਕਿਹਾ ਹੈ। _ਤਦ 
ਕ੍ਰਿਸ਼ਨ ਨੇ _ ਮ੍ਰਿਤੂ-ਦੇਵ ਨੂੰ _ਯਾਦ _ਕੀਤਾ _ਅਤੇ ਮ੍ਰਿਤੂ _ਨੇ _ਆਕੇ _ਦਰਸ਼ਨ _ਦਿੱਤੇ।੧੬੯੮। 
ਦੰਹਾਰ” 


ਸ੍ਰੀ ਕ੍ਰਿਸ਼ਨ ਨੇ _ਮਿਰਿਤੂ-ਦੇਵ ਨੂੰ _ਕਿਹਾ--ਤੂੰ ਮੇਰੇ _ਬਾਣ _ਵਿਚ ਨਿਵਾਸ _ਕਰ। _ਹੁਣ 


(ਮੈਂ) ਵੈਰੀ ਉਤੇ _ਛਭਦਾ ਹਾਂ, ਉਸ ਦਾ ਜਾ ਕੇ ਵਿਨਾਸ਼ ਕਰ।੧੬੯੯। 
ਨਾਵੀੰਯਾ 


(ਖੜਗ ਸਿੰਘ ਦਾ) ਭਾਵੇਂ ਕਟਿਆ ਗਿਆ ਹੈ, (ਪਰ ਯੁੱਧ ਤੋਂ) ਟਲਿਆ ਨਹੀਂ 
ਕੇਸਾਂ ਤੋਂ ਕੈ ਸ੍ਰੀ ਕ੍ਰਿਸ਼ਨ ਵਲ ਸੁਟ ਦਿੱਤਾ ਹੈ। (ਇੰਜ ਪ੍ਰਤੀਤ 


੫੪੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਨਭ _ਤੇ ਉਤਰੀ ਸੁੰਦਰੀ ਸਕਲ ਲੀਏ ਸੁਰ _ਸਾਜ। 
ਕਵਨ ਹੇਤ ਕਬਿ _ਸ੍ਯਾਮ ਕਹਿ ਭੂਪਤਿ _ਬਰਬੇ _ਕਾਜ। _੧੭0੩। 


ਹਾਵੀਲ” 
ਮੁੰਡ ਬਿਨਾ ਤਬ ਰੁੰਡ ਸੁ ਭੂਪਤਿ ਕੋ ਚਿਤ ਮੈ ਅਤਿ ਕੋਪ ਬਢਾਯੋ। 
ਦ੍ਰਾਦਸ ਭਾਨੁ ਜੁ _ਠਾਢੇ ਹੁਤੇ ਕਬਿ ਸ੍ਯਾਮ ਕਹੈ ਤਿਹ ਊਪਰਿ ਧਾਯੋ। 
ਭਾਜਿ ਗਏ ਕਰਿ ਤ੍ਰਾਸ ਸੋਊ ਸਿਵ ਠਾਢੋ ਰਹਿਯੋ ਤਿਹ ਊਪਰ _ਆਯੋ। 
ਸੋ_ਨ੍ਰਿਪ ਬੀਰ ਮਹਾ _ਰਨਧੀਰ ਚਟਾਕਿ ਚਪੇਟ ਦੈ ਭੂਮਿ ਗਿਰਾਯੋ। ੧੭0੪। 


ਏਕਨ ਮਾਰਿ ਚਪੇਟਨ ਸਿਉ ਅਰੁ _ਏਕਨ ਕੋ _ਧਮਕਾਰ _ਗਿਰਾਵੈ। 
ਚੀਰ ਕੈ ਏਕਨਿ ਡਾਰਿ ਦਏ ਗਹਿ ਏਕਨ ਕੋ ਨਭਿ ਓਰਿ ਚਲਾਵੈ। 
ਬਾਜ ਸਿਉ ਬਾਜਨ ਲੈ ਰਥ ਸਿਉ ਰਥ ਅਉ ਗਜ ਸਿਉ ਗਜਰਾਜ ਬਜਾਵੈ। 
ਸ੍ਯਾਮ _ਭਨੈ ਰਨ ਯਾ ਬਿਧਿ ਭੂਪਤਿ ਸਤ੍ਨਿ ਕੋ ਜਮ ਧਾਮਿ ਪਠਾਵੈ। ੧੭0੫। 


ਹ੍ੈ ਕੈ ਸੁਚੇਤ ਚਢਿਯੋ ਰਥਿ ਸ੍ਯਾਮ ਮਹਾ ਮਨ ਭੀਤਰ ਕੋਪ ਬਢਿਯੋ _ਹੈ। 
ਆਪਨ _ਪਉਰਖ ਸੋਊ _ਸੰਭਾਰ ਕੈ ਮ੍ਯਾਨਹੁ ਤੇ _ਕਰਵਾਰਿ _ਕਢਿਯੋ _ਹੈ। 
ਧਾਇ ਪਰੇ ਰਿਸ ਖਾਇ ਘਨੀ ਅਰਿਰਾਇ ਮਨੋ ਨਿਧਿ ਨੀਰ ਹਢਿਯੋ_ਹੈ। 
ਤਾਨਿ _ਕਮਾਨਨਿ _ਮਾਰਤ _ਬਾਨਨ _ਸੂਰਨ ਕੇ ਚਿਤ _ਚਉਪ _ਚਢਿਯੋ _ਹੈ। _੧੭0੬। 


ਬੀਰਨ ਘਾਇ ਕਰੇ ਜਬ ਹੀ ਤਬ ਪਉਰਖ ਭੂਪ _ਕਬੰਧ ਸਮਾਰਿਓ। 
ਸਸਤੁ _ਸੰਭਾਰ ਤਬੈ ਅਪੁਨੇ ਇਨ ਨਾਸੁ _ਕਰੋ ਚਿਤ ਬੀਚ _ਬਿਚਾਰਿਓ। 
ਧਾਇ ਪਰਿਓ ਰਿਸਿ ਸਿਉਂ ਰਨ ਮੈ ਅਰਿ ਭਾਜਿ ਗਏ ਜਸੁ ਰਾਮ ਉਚਾਰਿਓ। 
ਤਾਰਨ ਕੋ ਮਨੋ ਮੰਡਲ ਭੀਤਰ ਸੂਰ _ਚਢਿਓ _ਅੰਧਿਆਰਿ _ਸਿਧਾਰਿਓ। _੧੭0੭। 


ਸੂਰੀ ਜਦੁਬੀਰ ਤੇ ਆਦਿਕ ਬੀਰ ਗਏ ਭਜਿ ਕੈ ਨ ਕੋਊ ਠਹਿਰਾਨਿਓ। 
ਆਹਵ ਭੂਮਿ ਮੈ ਭੂਪਤਿ ਕੋ ਸਬ _ਸੂਰਨ ਮਾਨਹੁ _ਕਾਲ ਪਛਾਨਿਓ। 
ਭੂਪ ਕਮਾਨ ਤੇ ਬਾਨ ਚਲੇ ਮਨੋ ਅੰਤਿ ਪ੍ਰਲੈ ਘਨ ਸਿਉ ਬਰਖਾਨਿਓ। 
ਇਉ ਲਖਿ ਭਾਜਿ ਗਏ ਸਿਗਰੇ ਕਿਨਹੂੰ ਨ੍ਰਿਪ ਕੇ ਸੰਗ ਜੁਧੁ ਨ _ਠਾਨਿਓ। ੧੭0੮। 


ਸਬ ਹੀ ਭਟ ਭਾਜਿ ਗਏ ਜਬ ਹੀ ਪ੍ਰਭ ਕੋ ਤਬ ਭੂਪ ਭਯੋ ਅਨੁਰਾਗੀ। 

ਜੂਝ ਤਬੈ ਤਿਨ ਛਾਡਿ ਦਯੋ ਹਰਿ ਧਿਆਨ ਕੀ ਤਾਹਿ ਸਮਾਧਿ ਸੀ ਲਾਗੀ। 
ਰਾਜ ਨ ਰਾਜ ਸਮਾਜ ਬਿਖੈ ਕਬਿ ਸ੍ਯਾਮ ਕਹੈ ਹਰਿ ਮੈ ਮਤਿ ਪਾਗੀ। 

ਧੀਰ _ਗਹਿਓ ਧਰਿ ਠਾਢੋ ਰਹਿਓ ਕਹੋ ਭੂਪਤਿ ਤੇ ਅਬ ਕੋ _ਬਡਭਾਗੀ। ੧੭0੯। 


ਕ੍ਰਿਸਨਾਵਤਾਰ ੫੪੯ 


(ਉਤਰੀਆਂ ਹਨ)।੧੭0੩। 
ਮਾਵੀਲ” 
ਤਦ ਸਿਰ ਤੋਂ ਬਿਨਾ ਰਾਜੇ ਦੇ ਧੜ ਨੇ ਚਿਤ ਵਿਚ ਬਹੁਤ ਕ੍ਰੋਧ ਵਧਾ 
ਕਰ ਕੇ ਜਾ ਪਿਆ। ਉਹ (ਸਾਰੇ) ਡਰ ਕੇ ਭਜ ਗਏ ਹਨ। (ਫਿਰ ਜਿਥੇ) ਸਿ ਤੌ 
ਸੀ, ਉਸ _ਉਪਰ ਕੇ ਪਿਆ ਹੈ। ਉਸ ਰਾਜੇ ਨੇ ਮਹਾਨ _ਸੂਰਵੀਰਾਂ ਅਤੇ ਨੂ 


ਧਰਤੀ _ ਉਤੇ _ ਸੁਟ _ਦਿੱਤਾ _ਹੈ।੧੭0੪। 


ਰਥ ਅਤੇ 
ਟਕਰਾਉਂਦਾ ਹੈ। _ਸ਼ਿਆਮ (ਕਵੀ) ਕਹਿੰਦੇ ਹਨ, ਇਸ ਤਰ੍ਹਾਂ _ਰਣ-ਭੂਮੀ 
ਨੂੰ `_ਯਮ-ਲੋਕ _ਨੂੰ ਭੇਜੀ _ਜਾ ਰਿਹਾ _ਹੈ।੧੭0੫। 


ਕਢ ਲਿਆ ਹੈ। ਬਹੁਤ ਗੁੱਸਾ ਖਾ ਕੇ ਅਤੇ ਅਰੜਾ ਕੇ ਧਾ ਕੇ (ਰਾਜੇ ਉਤੇ) ਜਾ ਪਿਆ 
ਹੈ, ਮਾਨੋ ਸਮੁੰਦਰ ਦੇ ਜਲ ਵਿਚ ਬਾੜ ਆ ਗਈ ਹੋਵੇ। (ਉਹ) ਧੁਨਸ਼ ਨੂੰ ਕਸ ਕਸ ਕੇ 
ਬਾਣ _ਮਾਰਦਾ _ਹੈ ਅਤੇ _ਸੂਰਮਿਆਂ ਦੇ ਚਿਤ _ਵਿਚ _ਉਤਸਾਹ _ਵਧਿਆ ਹੋਇਆ _ਹੈ।੧੭0੬। 
ਬਲ ਨੂੰ ਧਾਰਨ _ਕੀਤਾ। ਉਸ 


02੧੨ 


ਸੂਰਜ ਚੜ੍ਹ _ਪਿਆ ਹੋਵੇ _ਅਤੇ _ਹਨੇਰਾ _ਭਜ _ਗਿਆ _ਹੋਵੇ।੧੭0੭। 


ਲਿਆ ਹੋਵੇ। ਰਾਜੇ ਦੇ _ਧਨੁਸ਼ ਤੋਂ ਬਾਣ (ਇਸ ਤਰਾਂ ) ਚਲਦੇ ਹਨ, ਮਾਨੋ ਅੰਤ _ਕਾਲ 
ਦੀ _ਪਰਲੋ ਦੇ _ਬਦਲਾਂ _ਵਿਚੋਂ ਬਰਖਾ ਹੋ ਰਹੀ ਹੋਵੇ। ਇਸ ਤਰ੍ਹਾਂ (ਦੀ ਹਾਲਤ) ਵੇਖ ਕੇ 
ਸਾਰੇ ਭਜ _ਗਏ ਹਨ, ਕਿਸੇ ਨੇ ਵੀ ਰਾਜੇ ਨਾਲ ਯੁੱਧ ਨਹੀਂ ਕੀਤਾ _ਹੈ।੧੭0੮। 
ਜਦ ਸਾਰੇ ਸੂਰਮੇ ਭਜ ਗਏ, _ਤਦ ਰਾਜਾ ਪ੍ਰਭੂ ਦਾ ਪ੍ਰੇਮੀ ਹੋ ਗਿਆ। ਉਸ ਨੇ ਉਸੇ 
ਵੇਲੇ ਯੁੱਧ ਛੱਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਉਥੇ (ਹੀ ਉਸ ਦੀ) ਸਮਾਧੀ 
ਜਿਹੀ ਲਗ ਗਈ; ਨ ਰਾਜ ਵਿਚ ਅਤੇ ਨ ਰਾਜ-ਸਮਾਜ ਵਿਚ (ਕੋਈ ਰੁਚੀ ਰਹੀ)। ਕਵੀ 
ਸ਼ਿਆਮ ਕਹਿੰਦੇ ਹਨ, (ਰਾਜੇ ਦੀ) ਸ੍ਰੀ ਕ੍ਰਿਸ਼ਨ ਵਿਚ ਬੁੱਧੀ ਮਗਨ ਹੋ ਗਈ _ਅਤੇ _ਧੀਰਜ 
ਧਾਰ ਕੇ _ਧਰਤੀ ਉਤੇ _ਹੀ__ਖੜੋਤਾ _ਰਿਹਾ। (ਸਭ) ਕਹੋ ਕਿ ਰਾਜੇ ਵਰਗਾ ਹੁਣ ਹੋਰ 


੫੫0 ਸ੍ਰੀ _ਦਸਮ-ਗ੍ਰੰਥ ਸਾਹਿਬ 


ਸੀ ਜਦੁਬੀਰ ਕੋ ਬੀਰ ਸਭੋਂ ਧਰਿ ਡਾਰਨਿ ਕੋ ਜਬ ਘਾਤ ਬਨਾਯੋ। 

ਸ੍ਯਾਮ ਭਨੇ ਮਿਲਿ ਕੈ ਫਿਰਿ ਕੈ ਇਹ ਪੈ ਪੁਨਿ ਬਾਨਨਿ ਓਘ ਚਲਾਯੋ। 

ਦੇਵਬਧੂ ਮਿਲ ਕੈ _ਸਬਹੂੰ ਇਹ ਭੂਪ _ਕਬੰਧ _ਬਿਵਾਨਿ _ਚਢਾਯੋ। 

ਕੂਦ ਪਰਿਓ ਨ ਬਿਵਾਨਿ ਚਢਿਯੋ _ਪੁਨਿ ਸਸਤ੍ਰ ਲੀਏ ਰਨ ਭੂ ਮਧਿ ਆਯੋ। ੧੭੧0। 


ਦੰਹਰ” 
ਧਨੁਖ ਬਾਨ ਲੈ ਪਾਨ ਮੈ ਆਨਿ ਪਰਿਓ ਰਨ ਬੀਚ। 
ਸੂਰਬੀਰ ਬਹੁ ਬਿਧਿ _ਹਨੇ _ਲਲਕਾਰਿਯੋ ਤਬ _ਮੀਚ। _੧੭੧੧। 
ਜਪਣ 
ਅੰਤਕ ਜਮ ਜਬ _ਲੈਨੇ ਆਵੈ। ਲਖਿ ਤਿਹ ਕੋ ਤਬ ਬਾਨ ਚਲਾਵੈ। 
ਮ੍ਰਿਤੁ ਪੇਖ ਕੈ ਇਤ ਉਤ ਟਰੈ। ਮਾਰਿਓ ਕਾਲ ਹੂੰ ਕੋ ਨਹੀ ਮਰੈ। ੧੭੧੨। 
ਪੁਨਿ ਸਤ੍ਰਨਿ ਦਿਸਿ ਰਿਸਿ ਕਰਿ ਧਾਯੋ। ਮਾਨਹੁ ਜਮ ਮੂਰਤਿ ਧਰਿ ਆਯੋ। 
ਇਉ ਸੁ ਜੁਧੁ ਬੈਰਿਨ ਸੈਗਿ ਕਰਿਓ। ਹਰਿ ਹਰ ਬਿਧਿ ਸੁਭਟਨਿ ਮਨੁ _ਡਰਿਓ। ੧੭੧੩। 


ਮਾਵੀਲ” 
ਹਾਰਿ ਪਰੈ ਮਨੁਹਾਰਿ ਕਰੈ ਕਹੈ ਇਉ ਨ੍ਿਪ ਜੁਧ ਬ੍ਰਿਥਾ ਨ ਕਰਈਜੈ। 
ਡਾਰਿ ਦੈ ਹਾਥਨ ਤੇ ਹਥੀਆਰਨ ਕੋਪ ਤਜੋ ਸੁਖ _ਸਾਤਿ ਸਮਈਲਯੈ। 
ਸੂਰ ਨ ਕੋਊ ਭਯੋ ਤੁਮਰੇ ਸਮ ਤੇਰੋ ਪ੍ਰਤਾਪ ਤਿਹੂੰ ਪੁਰਿ ਗਈਯੈ। 
ਛਾਡਤਿ ਹੈ ਹਮ ਸਸਤੁ _ਸਬੈ ਸੁ _ਬਿਵਾਨ ਚਢੋ ਸੁਰ ਧਾਮਿ ਸਿਧਈਯੈ। _੧੭੧੪। 


੭%7ਤਲ 
ਸਬ _ਦੇਵਨ ਅਰੁ ਕ੍ਰਿਸਨ ਦੀਨ ਹੈ ਜਬ _ਕਹਿਓ। 
ਹਟੋ ਜੁਧ ਤੇ ਭੂਪ ਹਮੋ ਮੁਖਿ ਤ੍ਰਿਨ ਗਹਿਓ। 
ਨ੍ਰਿਪ ਸੁਨਿ ਆਤੁਰ ਬੈਨ ਸੁ ਕੋਪੁ ਨਿਵਾਰਿਓ। 


੨ 


ਹੋ ਧਨੁਖ ਬਾਨ ਦਿਓ ਡਾਰਿ ਰਾਮ ਮਨੁ _ਧਾਰਿਓ। ੧੭੧੫। 


ਦੰਹਾਰਾ 
ਕਿੰਨਰ ਜਛ _ਅਪਛਰਨਿ ਲਯੋ __ਬਿਵਾਨ ਚਢਾਇ। 
ਜੈ ਜੈ ਕਾਰ ਅਪਾਰ ਸੁਨਿ _ਹਰਖੇ ਮੁਨਿ ਸੁਰ ਰਾਇ। ੧੭੧੬। 


ਮਾਵੀੰਯ” 
ਭੂਪ ਗਯੋ ਸੁਰਲੋਕਿ ਜਬੈ ਤਬ ਸੂਰ ਪ੍ਰਸੈਨਿ ਭਏ ਸਬ ਹੀ। 
ਇਹ ਭਾਤ ਕਹੈ ਰਨੁ ਮੈ ਸਿਗਰੇ ਮੁਖਿ ਕਾਲ ਕੇ ਜਾਇ ਬਚੇ ਅਬ ਹੀ। 


ਕ੍ਰਿਸਨਾਵਤਾਰ ੫੫੧ 


ਕੇ 
ਬਾਣਾਂ ਦੀ _ਵਾਛੜ ਲਗਾ _ਦਿੱਤੀ। ਸਾਰੀਆਂ _ਦੇਵ-ਇਸਤਰੀਆਂ ਨੇ _ਮਿਲ ਰਾਜੇ 
ਧੜ ਨੂੰ _ਵਿਮਾਨ ਉਤੇ ਚੜ੍ਹਾ _ਲਿਆ। _(ਪਰ _ਉਹ) _ਕੁਦ _ਪਿਆ ਅਤੇ _ਵਿਮਾਨ 


(ਰਾਜੇ ਨੂੰ) ਜਦ _ਅੰਤਕ _ਅਤੇ _ਯਮ _ਲੈਣ ਆਉਂਦੇ ਹਨ ਤਦ ਉਨ੍ਹਾਂ ਨੂੰ ਵੇਖ ਕੇ 
ਬਾਣ ਚਲਾਉਂਦਾ ਹੈ। ਮ੍ਰਿਤੂ ਨੂੰ ਵੇਖ ਕੇ ਇਧਰ ਉਧਰ _ਹਟ ਜਾਂਦਾ ਹੈ। ਕਾਲ ਦਾ ਮਾਰਿਆ 
ਹੋਇਆ ਵੀ ਮਰਦਾ _ਨਹੀਂ _ਹੈ।੧੭੧੨। 

ਫਿਰ ਵੈਰੀਆਂ ਦੀ ਦਿਸ਼ਾ ਵਲ ਕ੍ਰੋਧਿਤ ਹੋ ਕੇ ਦੌੜਿਆ ਹੈ ਮਾਨੋ ਯਮ ਦਾ ਰੂਪ 
ਧਾਰ ਕੇ ਆਇਆ ਹੋਵੇ। ਇਸ ਤਰ੍ਹਾਂ ਉਸ ਨੇ ਵੈਰੀਆਂ ਨਾਲ ਯੁੱਧ ਕੀਤਾ _ਹੈ। ਸ਼ਿਵ, ਵਿਸ਼ਲੂ, 
ਬੁਹਮਾ _ਅਤੇ _(ਹੋਰ) ਯੋਧਿਆਂ _ਦਾ ਮਨ _ਡਰ _ਗਿਆ _ਹੈ।੧੭੧੩। 


ਨਾਵੰਯਾ 


(ਅਸੀਂ) ਹਾਰ ਗਏ ਹਾਂ, ਤਰਲੇ ਕਰਦੇ ਹਾਂ, ਹੇ ਰਾਜਨ! ਇਉਂ ਵਿਅਰਥ _ਦਾ_ ਯੁੱਧ 
ਨ ਕਰੋਂ। ਹੱਥਾਂ ਵਿਚ ਹਥਿਆਰ ਛਡ _ਦਿਓ, ਕ੍ਰੋਧ ਨੂੰ ਤਿਆਗ _ਦਿਓ ਅਤੇ ਸੁਖ ਸ਼ਾਂਤੀ 
ਵਿਚ ਸਮਾਈ _ਕਰੋ। _ਤੁਹਾਡੇ ਵਰਗਾ _ਹੋਰ ਕੋਈ _ਸੂਰਮਾ ਨਹੀਂ ਹੋਇਆ, ਤੇਰਾ ਹੀ ਯਸ਼ 
ਤਿੰਨਾਂ ਲੋਕਾਂ ਵਿਚ ਗਾਇਆ ਜਾਂਦਾ ਹੈ। ਅਸੀਂ ਸਾਰੇ ਵੀ (ਹੁਣ) ਸ਼ਸਤ੍ਰ _ਛਡਦੇ ਹਾਂ, ਤੁਸੀਂ 


ਵਿਮਾਨ ਵਿਚ ਚੜ੍ਹ ਅਤੇ _ਦੇਵ-ਲੋਕ _ਵਲ ਚਾਲੇ ਪਾਓ।੧੭੧੪। 
੭%7=ਤਲ 

ਜਦ _ ਸਾਰਿਆਂ ਦੇਵਤਿਆਂ ਅਤੇ ਕ੍ਰਿਸ਼ਨ ਨੇ _ਆਜਿਜ਼ੀ _ਨਾਲ _ਕਿਹਾ--ਹੇ ਰਾਜਨ! 
ਅਸੀਂ ਮੂੰਹ ਵਿਚ ਘਾਹ ਦਾ _ਤੀਲਾ ਲੈਂਦੇ ਹਾਂ (ਅਰਥਾਤ _ਬਿਨਾ ਕਿਸੇ ਸ਼ਰਤ ਪ੍ਰਾਰਥਨਾ ਕਰਦੇ 
ਹਾਂ) ਕਿ ਯੁੱਧ ਕਰਨ ਤੋਂ ਹਟ ਜਾਓ। ਰਾਜੇ ਨੇ (ਉਨ੍ਹਾਂ ਦੇ) ਦੁਖ ਭਰੇ ਬੋਲ ਸੁਣ ਕੇ ਕ੍ਰੋਧ 
ਨੂੰ ਤਿਆਗ _ਦਿੱਤਾ। _ਧਨੁਸ਼ _ਬਾਣ _ਰਖ ਦਿੱਤਾ ਅਤੇ ਰਾਮ (ਨਾਮ) ਨੂੰ ਮਨ ਵਿਚ ਧਾਰਨ 


ਕਰ _ਲਿਆ।੧੭੧੫। 
ਦੰਹਰਾ 

ਕਿੰਨਰਾਂ, _ਯਕਸ਼ਾਂ _ਅਤੇ _ਅਪੇਂਛਰਾਵਾਂ _ਨੇ (ਰਾਜੇ ਨੂੰ) _ਵਿਮਾਨ ਵਿਚ ਚੜ੍ਹਾ _ਲਿਆ। 
(ਰਾਜੇ _ਦੀ) ਅਪਾਰ _ਜੈ-ਜੈ-ਕਾਰ ਸੁਣ ਕੇ ਮੁਨੀ ਅਤੇ _ਦੇਵ-ਰਾਜ ਇੰਦਰ ਪ੍ਰਸੰਨ ਹੋ ਰਹੇ 
ਹਨ।੧੭੧੬। 
ਹਵੀਯਾਂ 

ਜਦੋਂ ਰਾਜਾ (ਖੜਗ ਸਿੰਘ) ਦੇਵ ਲੋਕ ਨੂੰ ਚਲਾ ਗਿਆ, ਤਦੋਂ ਸਾਰੇ ਯੋਧੇ ਆਨੰਦਿਤ 
ਹੋ ਗਏ। ਸਾਰੇ _ਰਣ-ਭੂਮੀ ਵਿਚ ਇਸ ਤਰ੍ਹਾਂ ਕਹਿਣ ਲਗੇ ਕਿ ਹੁਣ ਕਾਲ ਦੇ 


੫੫੨ 


ਸੀ _ਦਸਮ-ਗ੍ਰੰਥ ਸਾਹਿਬ 


ਸਸਿ ਭਾਨੁ ਧਨਾਧਿਪ ਰੁਦੂ `ਬਿਰੰਚ ਸਬੈ ਹਰਿ ਤੀਰ ਗਏ ਜਬ ਹੀ। 
ਹਰਖੇ ਬਰਖੇ ਨਭ ਤੇ ਸੁਰ ਫੂਲ ਸੁ ਜੀਤ ਕੀ ਬੰਬ _ਬਜੀ ਤਬ ਹੀ। ੧੭੧੭। 


/ਇਤ ਗੰ ਯਝੈੜ੍ਹਾ ਨਾਟਕ ਗੁੰਠੇ ,ਕਰਸ਼ਨਾਵਤਾਰੋਂ ਸੁਧਾ ਪੂਲੰਹੇ_ ਖੜਗਾ /ਨੱਘਾ 
ਠਗ/ੰਹ _/ਨ%7ਏ ਸਮਾਪਤੀ? 
ਸ਼ਵੰਯਾ 
ਤਉ ਹੀ ਲਉ ਕੋਪ ਕੀਓ ਮੁਸਲੀ ਅਰਿ ਬੀਰ ਤਬੈ ਸੰਗ ਤੀਰ ਪ੍ਹਾਰੇ। 
ਐਚਿ ਲੀਏ ਇਕ ਬਾਰ ਹੀ ਬੈਰਨ ਪ੍ਰਾਨ ਬਿਨਾ ਕਰਿ ਭੂ ਪਰ ਡਾਰੇ। 
ਏਕ ਬਲੀ ਗਹਿ _ਹਾਥਨ ਸੋ ਛਿਤ ਪੈ ਕਰਿ ਕੋਪ ਫਿਰਾਇ ਪਛਾਰੇ। 
ਜੀਵਤ ਜੋਊ ਬਚੇ ਬਲ ਤੇ ਰਨ ਤ੍ਯਾਗ ਸੋਊ ਨ੍ਰਿਪ ਤੀਰ ਸਿਧਾਰੇ। ੧੭੧੮। 


ਚੱਪਲ? 
ਜਰਾਸੈਧਿ ਪੈ ਜਾਇ ਪੁਕਾਰੇ। ਖੜਗ ਸਿੰਘ ਰਨ ਭੀਤਰ ਮਾਰੇ। 
ਇਉ ਸੁਨਿ ਕੈ ਤਿਨ ਕੇ ਮੁਖ ਬੈਨਾ। ਰਿਸਿ ਕੇ ਸੰਗ ਅਰੁਨ ਭਏ ਨੈਨਾ। ੧੭੧੯। 


ਅਪੁਨੇ ਮੰਤ੍ਰੀ ਸਬੈ _ਬੁਲਾਏ। ਤਿਨ ਪ੍ਰਤਿ ਭੂਪਤਿ ਬਚਨ ਸੁਨਾਏ। 
ਖੜਗ ਸਿੰਘ ਜੂਝੇ ਰਨ _ਮਾਹੀ। ਅਉਰ _ਸੁਭਟ ਕੋ ਤਿਹ ਸਮ ਨਾਹੀ। ੧੭੨0। 


ਖੜਗ ਸਿੰਘ ਸੋ ਸੂਰੋ ਨਾਹੀ। ਤਿਹ ਸਮ ਜਾਇ ਲਰੈ ਰਨ ਮਾਹੀ। 
ਅਬ ਤੁਮ ਕਹੋਂ ਕਉਨ ਬਿਧਿ ਕੀਜੈ। ਕਉਨ ਸੁਭਟ ਕੋ _ਆਇਸ ਦੀਜੈ। ੧੭੨੧੧ 


ਲਰਾਨੀਹਿ ਉਪ ਤੋਂ ਅਤ ਲਾਲ 
ਦੰਹਰ” 
ਤਬ _ਬੋਲਿਓ ਮੰਤ੍ਰੀ ਸੁਮਤਿ ਜਰਾਸੈਧਿ ਕੇ _ਤੀਰ। 
ਸਾਝ ਪਰੀ ਹੈ ਅਬ ਨ੍ਰਿਪਤਿ ਕਉਨ ਲਰੈ ਰਨਿ ਬੀਰ। ੧੭੨੨। 
ਉਤ ਰਾਜਾ ਚੁਪ ਹੋਇ ਰਹਿਓ ਮੰਤ੍ਰਿ ਕਹੀ ਜਬ _ਗਾਥ। 
ਇਤ ਮੁਸਲੀਧਰ _ਤਹ ਗਯੋ ਜਹਾ ਹੁਤੇ ਬ੍ਰਿਜਨਾਥ। _੧੭੨੩। 


ਐਸੋ ਅਪੁਨੀ ਬੈਸ ਮੈ ਨਹਿ ਦੇਖਿਓਂ ਬਲ_ਧਾਮ। ੧੭੨੪। 


ਕ੍ਰਿਸਨਾਵਤਾਰ ੫੫੩ 


ਬਚ _ਗਏ ਹਾਂ। ਚੰਦੂਮਾ, ਸੂਰਜ, ਕੁਬੇਰ, ਰੁਦ੍ਰ, ਬ੍ਰਹਮਾ ਆਦਿ ਸਾਰੇ ਜਦੋਂ ਸ੍ਰੀ ਕ੍ਰਿਸ਼ਨ ਕੋਲ 
ਗਏ, ਤਦੋਂ ਦੇਵਤਿਆਂ ਨੇ ਪੁਸੰਨ ਹੋ ਕੇ ਆਕਾਸ਼ ਤੋਂ ਫੁਲਾਂ ਦੀ _ਬਰਖਾ _ਕੀਤੀ ਅਤੇ ਜਿਤ 
ਦੇ ਨਗਾਰੇ _ਵਜਣ ਲਗੇ।੧੭੧੭। 

/ਟਲੋਂ ਨੰ ਲਾਚਤੁ ਨਾਟਕ ਦੇ ,ਕਰ੍‌ਸ਼ਨਾਵਤਾਰ ਦੇ _ਯੱਠ-ਪੁਲੰਨ #ਵੇਲਲੇ ਖੜਗ /ਨੰਆ 


ਇਕ 


ਦੇ ਲਧ ਦਾ ੭ਆਨ#/ਟ _ਨਆਪਤ/ 


ਤਦੋਂ ਹੀ __ਬਲਰਾਮ ਨੇ ਕ੍ਰੋਧ ਕੀਤਾ ਅਤੇ _ਵੈਰੀ ਦਲ ਦੇ ਸੂਰਮਿਆਂ ਨੂੰ ਤੀਰਾਂ ਨਾਲ 
ਕੋ ਹੀ (ਤੀਰਾਂ ਨੂੰ ਕਮਾਨ ਤੇ) ਖਿਚ _ਲਿਆ ਅਤੇ ਵੈਰੀਆਂ ਨੂੰ 
ਉਤੇ 


(ਉਨ੍ਹਾਂ ਨੇ) _ਜਰਾਸੈਧ ਪਾਸ _ਜਾ ਕੇ ਪੁਕਾਰ _ਕੀਤੀ ਕਿ _ਖੜਗ ਸਿੰਘ ਯੁੱਧ _ਵਿਚ 
ਮਾਰਿਆ ਗਿਆ ਹੈ। ਉਨ੍ਹਾਂ ਦੇ ਮੁਖ ਵਿਚੋਂ ਇਸ ਪ੍ਰਕਾਰ ਦੇ _ਬੋਲ ਸੁਣ ਕੇ (ਰਾਜੇ ਦੀਆਂ) 
ਅੱਖਾਂ ਕ੍ਰੋਧ _ਨਾਲ _ਲਾਲ _ਹੋ__ਗਈਆਂ।੧੭੧੯। 

(ਰਾਜੇ ਨੇ) ਆਪਣੇ _ਸਾਰੇ ਮੰਤਰੀ ਬੁਲਾ ਲਏ ਅਤੇ ਉਨ੍ਹਾਂ ਪੂਤਿ ਰਾਜੇ ਨੇ (ਇਹ) 
ਬਚਨ _ਸੁਣਾਏ। _ਖੜਗ ਸਿੰਘ ਯੁੱਧ _ਵਿਚ ਮਾਰਿਆ ਗਿਆ ਹੈ। ਉਸ ਵਰਗਾ ਹੋਰ ਕੋਈ 
ਸੂਰਮਾ ਨਹੀ _ਹੈ।੧੭੨0। 

ਖੜਗ _ਸਿੰਘ ਜਿਹਾ (ਕੋਈ) ਸੂਰਮਾ ਨਹੀਂ ਹੈ ਜੋ ਜਾ ਕੇ ਉਸ ਵਾਂਗ _ਰਣ-ਭੂਮੀ 
ਵਿਚ ਯੁੱਧ _ਕਰ _ਸਕੇ। _ਹੁਣ ਤੁਸੀਂ ਦਸੋ ਕਿਹੜੀ ਜੁਗਤ ਕੀਤੀ ਜਾਵੇ? ਅਤੇ ਕਿਹੜੇ ਯੋਧੇ 
ਨੂੰ ਆਗਿਆ _ਦੇਈਏ। _੧੭੨੧। 
ਸਰਾਸੰਸਾ ਪਤ ਅੱਤਰੀਆਂ ਨੇ /ਕੈਹਾ -- 
ਦੰਹਾਰ” 

ਤਦ _ 'ਸੁਮਤਿ” ਮੰਤਰੀ _ਰਾਜਾ _ਜਰਾਸੈਧ _ਕੋਲ _ਬੋਲਣ _ਲਗਿਆ--ਹੇ ਰਾਜਨ! _ ਸੰਝ 
ਹੋ ਗਈ ਹੈ, ਇਸ ਵਕਤ ਕਿਹੜਾ _ ਯੁੱਧਵੀਰ ਯੁੱਧ _ਕਰੇਗਾ। _੧੭੨੨। 

ਉਧਰ _ਜਦੋ 'ਮੌਤਰੀ ਨੇ (ਇਹ) ਗੱਲ ਕਹੀ (ਤਾਂ) ਰਾਜਾ ਚੁਪ ਹੋ__ਰਿਹਾ। ਇਧਰ 
ਬਲਰਾਮ _ਉਥੇ _ਚਲਾ _ਗਿਆ ਜਿਥੇ ਸ੍ਰੀ ਕ੍ਰਿਸ਼ਨ (ਬੈਠੇ) _ਸਨ। _੧੭੨੩। 
ਠਲਰਾਨ' ਨੇ /ਕੈਸ਼ਨ ਨੂੰ /ਕੈਹਾ-- 
ਦੰਹਰਾ 

ਹੇ ਕ੍ਰਿਪਾ ਨਿਧਾਨ! ਇਹ ਕਿਸ ਦਾ ਪੁੱਤਰ ਸੀ ਜਿਸ ਦਾ ਨਾਂ ਖੜਗ ਸਿੰਘ ਸੀ। 
ਸੈ ਆਪਣੀ ਆਯੂ ਵਿਚ _ਇਸ ਵਰਗਾ ਸ਼ਕਤੀ ਦਾ ਪੁੰਜ (ਹੋਰ ਕੋਈ) ਨਹੀਂ 
ਵੌਖਿਆ।੧੭੨੪। 


੫੫੪ 


ਸੀ _ਦਸਮ-ਗ੍ਰੰਥ ਸਾਹਿਬ 


ਤਾ ਤੇ ਯਾ ਕੀ ਕਥਾ ਪ੍ਰਕਾਸੋ। ਮੇਰੇ ਮਨ ਕੋ ਭਰਮੁ ਬਿਨਾਸੋ। 


ਐਸੀ ਬਿਧਿ ਸੋ ਬਲਿ ਜਬ ਕਹਿਓ। ਸੁਨਿ ਸ੍ਰੀ ਕ੍ਰਿਸਨਿ ਮੋਨ ਹੂੈ ਰਹਿਓ। ੧੭੨੫। 


ਕਾਨੂ ਛਾਲ 
ਸਰਨਾ 

ਪੁਨਿ ਬੋਲਿਓ ਬ੍ਰਿਜਨਾਬ ਕ੍ਰਿਪਾਵੰਤ  ੍ਹੈ ਬੰਧੁ ਸਿਉ। 

ਸੁਨਿ ਬਲਿ ਯਾ ਕੀ ਗਾਥ ਜਨਮ ਕਥਾ ਭੂਪਤਿ ਕਹੋ। ੧੭੨੬। 
ਦੰਹਰ” 

ਖਟਮੁਖ ਰਮਾ __ਗਨੇਸ ਪੁਨਿ _ਸਿੰਗੀ ਰਿਖਿ ਘਨ ਸ੍ਯਾਮ। 

ਆਦਿ ਬਰਨ ਬਿਧਿ ਪੰਚ ਲੈ ਧਰਿਓ ਖੜਗ ਸਿੰਘ ਨਾਮ। ੧੭੨੭। 


ਖੜਗ _ਰਮਯ _ਤਨ _ਗਰਮਿਤਾ ਸਿੰਘ ਨਾਦ _ਘਮਸਾਨ। 
ਪੰਚ _ਬਰਨ ਕੋ ਗੁਨ ਲੀਓ ਇਹ ਭੂਪਤਿ `ਬਲਵਾਨ। _੧੭੨੮। 


ਛਪੀ ਛੰਦ 
ਖਰਗ _ਸਕਤਿ _ਸਵਿਤਾਤ ਦਈ ਤਿਹ ਹੇਤ ਜੀਤ _ਅਤਿ। 
ਬਹੁ ਸੁੰਦਰਤਾ ਰਮਾ ਦਈ ਤਿਨ _ਬਿਮਲ ਅਮਲ _ਮਤਿ। 
ਗਰਮਾ ਸਿਧਿ _ਗਨੇਸ ਸ੍ਰਿੰਗ ਰਿਖਿ _ਸਿੰਘਨਾਦ _ਦੀਯ। 
ਕਰਤ ਅਧਿਕ _ਘਮਸਾਨ ਇਹੈ ਘਨ _ਸ੍ਯਾਮ ਹੇਤ _ਕੀਯ। 
ਇਹ ਬਿਧਿ ਪ੍ਰਕਾਸ ਭੂਪਤਿ ਕੀਯੋ ਸੁਨਿ ਹਲਧਰ ਇਮ _ਭਾਖਿਯੋ”। 
ਬ੍ਰਿਜ ਨਾਥ ਅਨਾਥ _ਸਨਾਥ ਤੁਮ ਬਡੋ ਸਤੁ ਰਨ ਮਧਿ ਹਯੋ। ੧੭੨੯। 


ਡਰਨਾ 
ਪੁਨਿ _ਬੋਲਿਓ ਬ੍ਰਿਜਚੰਦ ਸੰਕਰਖਨ ਸੋ ਕ੍ਰਿਪਾ _ਕਰਿ। 
ਜਾਦਵ ਇਕ ਮਤਿ ਮੰਦ ਗਰਬ ਕਰੈ ਬਹੁ _ਭੁਜਾ ਕੋ। ੧੭੩0। 
ਚੱਪਣ 
ਜਾਦਵ ਬੰਸ ਮਾਨ _ਭਯੋ _ਭਾਰੀ। _ਰਾਮ _ਸ੍ਯਾਮ _ਹਮਰੇ _ਰਖਵਾਰੀ। 
ਡੀਠ ਆਨ ਕੋ ਆਨਤ ਨਾਹੀ। ਤਾ ਕੋ ਫਲੂ ਪਾਯੋ ਜਗ ਮਾਹੀ। ੧੭੩੧ 


ਗਰਬ ਪ੍ਰਹਾਰੀ ਸੂਰੀ ਧਰਿ ਜਾਨੋ। ਮੇਰੋ ਕਹਿਯੋ ਸਾਚੁ ਕਰਿ ਮਾਨੋ। 
ਤਿਹ ਕੇ ਹੇਤ ਭੂਪ ਅਉਤਰਿਯੋ। _ਇਹ ਬਿਧਿ ਜਾਨ _ਬਿਧਾਤਾ _ਕਰਿਯੋ। _੧੭੩੨। 


੧. ਮੈ ਕਹਯੋ” 


ਕ੍ਰਿਸਨਾਵਤਾਰ ਪਪਪ 


ਜਪਣ? 

ਇਸ ਲਈ ਇਸ ਦੀ ਕਥਾ ਉਤੇ ਪੁਕਾਸ਼ ਪਾਓ ਅਤੇ ਮੇਰੇ ਮਨ ਦਾ ਭਰਮ ਨਿਵਾਰਣ 
ਕਰੋ। ਇਸ _ਢੰਗ _ਨਾਲ ਜਦੋਂ _ਬਲਰਾਮ ਨੇ ਕਿਹਾ (ਤਾਂ) ਸੀ ਕ੍ਰਿਸ਼ਨ ਸੁਣ ਕੇ ਚੁਪ ਹੋ 
ਰਹੰ।੧੭੨੫। 
ਕਾਨੂ ਨੇ /ਕਨਹਾ-- 
ਸਰਨਾ 

ਫਿਰ ਸ੍ਰੀ ਕ੍ਰਿਸ਼ਨ ਕ੍ਰਿਪਾ ਪੂਰਵਕ ਆਪਣੇ _ਭਰਾ ਨੂੰ ਕਹਿਣ _ਲਗੇ--ਹੇ _ਬਲਰਾਮ! 
ਇਸ ਦੀ ਗਾਥਾ ਸੁਣੋ; (ਮੈਂ) ਰਾਜਾ (ਖੜਗ ਸਿੰਘ) ਦੀ _ਜਨਮ-ਕਥਾ ਕਹਿੰਦਾ ਹਾਂ।੧੭੨੬। 
ਦੰਹਰ” 

ਖਟ ਮੁਖ (ਸੁਆਮੀ _ਕਾਰਤਿਕੇ), ਰਮਾ (ਲੱਛਮੀ), ਗਣੇਸ਼, _ਸਿੰਗੀ ਰਿਸ਼ੀ ਅਤੇ _ਘਨ- 
ਸ਼ਿਆਮ (ਕਾਲੇ _ਬਦਲ)--ਇਨ੍ਹਾਂ ਪੰਜਾਂ ਦੇ _ਪਹਿਲੇ _ਔਖਰ ਲੈ ਕੇ ਬ੍ਰਹਮਾ ਨੇ (ਇਸ ਦਾ) 
ਨਾਂ _'ਖੜਗ ਸਿੰਘ! ਰਖਿਆ _ਹੈ।੧੭੨੭। 

ਖੜਗ _ (ਤਲਵਾਰ), _ “ਰਮਯਤਨ” _ (ਸੁੰਦਰ _ ਸ਼ਰੀਰ), _ 'ਗਰਮਿਤਾ” _(ਗਰਿਮਾ _ ਸਿੱਧੀ), 
“ਸਿੰਘ ਨਾਦ” (ਸ਼ੇਰ ਦੀ ਗਰਜ) ਅਤੇ _'ਘਮਸਾਨ” (ਘੋਰ ਯੁੱਧ)--ਇਨ੍ਹਾਂ ਪੰਜਾਂ ਅੱਖਰਾਂ ਦੇ ਗੁਣ 
ਗ੍ਰਹਿਣ ਕਰ ਕੇ ਇਹ ਰਾਜਾ ਬਲਵਾਨ _(ਹੋਇਆ _ਹੈ)।੧੭੨੮। 
ਛਪੀ ਛੰਦ 

ਖੜਗ _ (ਤਲਵਾਰ) _ਦੀ ਸ਼ਕਤੀ ਸ਼ਿਵ _ਦੇ ਪੁੱਤਰ (ਸੁਆਮੀ _ਕਾਰਤਿਕੇ) _ਨੇ ਦਿੱਤੀ 
ਹੈ, ਇਸ ਲਈ (ਉਸ ਨੇ) ਅਤਿ ਜਿਤ (ਪ੍ਰਾਪਤ ਕੀਤੀ ਹੈ)। _ਰਮਾ (ਲੱਛਮੀ) ਨੇ ਉਸ ਨੂੰ 
ਬਹੁਤ ਸੁੰਦਰਤਾ ਦਿੱਤੀ ਹੈ, (ਇਸ ਲਈ ਉਸ ਦੀ) ਬੁੱਧੀ ਨਿਰਮਲ ਅਤੇ _ਉਜਲੀ ਹੈ। ਗਣੇਸ਼ 
ਨੇ (ਉਸ ਨੂੰ ) ਗਰਿਮਾ ਸਿੱਧੀ (ਦਿੱਤੀ ਹੈ) ਅਤੇ ਸਿਰਿੰਗੀ ਰਿਸ਼ੀ ਨੇ _“ਸਿੰਘਨਾਦ` ਪ੍ਰਦਾਨ ਕੀਤਾ 
ਹੈ। ਇਹ ਅਤਿ ਘਮਸਾਨ ਯੁੱਧ ਕਰਦਾ ਹੈ, (ਕਿਉਂਕਿ) 'ਘਨਸ਼ਿਆਮ” ਨੇ (ਉਸ ਨੂੰ) ਅਜਿਹਾ 
ਕੀਤਾ _ਹੈ। _ਇਸ ਜੁਗਤ _ਨਾਲ ਰਾਜਾ ਪ੍ਰਗਟ ਹੋਇਆ ਹੈ। _ਬਲਰਾਮ ਨੇ ਸੁਣ ਕੇ ਇਸ 
ਤਰ੍ਹਾਂ _ਕਿਹਾ--ਹੇ _ਬੂਜਨਾਥ! ਤੁਸੀਂ (ਅਸਾਂ) _ਅਨਾਥਾਂ ਨੂੰ _ਸਨਾਥ _ਕੀਤਾ ਹੈ ਅਤੇ (ਇਤਨੇ) 


ਵਡੇ _ਵੈਰੀ ਨੂੰ _ਰਣ-ਭੂਮੀ _ਵਿਚ _ਮਾਰ _ਦਿੱਤਾ _ਹੈ।੧੭੨੯। 
ਸਰਾ 


ਸ੍ਰੀ ਕ੍ਰਿਸ਼ਨ ਫਿਰ ਕ੍ਰਿਪਾ ਪੂਰਵਕ _ਬਲਰਾਮ _('ਸੰਕਰਖਨ”) ਨੂੰ _ਕਹਿਣ ਲਗੇ ਕਿ 


(ਇਸ ਦੇ ਪੈਦਾ ਹੋਣ ਦਾ) ਇਕ _ਕਾਰਨ _ਮੰਦ-ਮਤਿ ਵਾਲੇ _ਯਾਦਵ _ਹਨ_ (ਜੋ ਆਪਣੀਆਂ) 
ਜਾਵਾਂ _ਦਾ ਬਹੁਤ ਹੰਕਾਰ ਕਰਦੇ _ਹਨ।੧੭੩0। 


ਯਾਦਵ _ਬੰਸ ਨੂੰ ਬਹੁਤ ਅਭਿਮਾਨ _ਹੋ__ਗਿਆ, (ਉਨ੍ਹਾਂ ਦਾ ਵਿਸ਼ਵਾਸ ਹੈ ਕਿ) 


ਬਲਰਾਮ _ਅਤੇ ਕ੍ਰਿਸ਼ਨ ਸਾਡੇ _ਰਖਵਾਲੇ _ਹਨ। _(ਇਸ ਲਈ) ਕਿਸੇ ਹੋਰ ਨੂੰ ਨਜ਼ਰ ਹੇਠਾਂ 


ਨਹੀਂ ਲਿਆਉਂਦੇ _ਸਨ। ਉਸੇ ਦਾ ਫਲ (ਉਨ੍ਹਾਂ ` ਨੇ) ਜਗਤ _ਵਿਚ _ਪਾਇਆ _ ਹੈ।੧੭੩੧। 
ਪਰਮਾਤਮਾ ਨੂੰ ਹੰਕਾਰ ਨਸ਼ਟ _ਕਰਨ _ਵਾਲਾ _ਸਮਝੋਂ। ਮੇਰੇ ਕਹੇ ਨੂੰ ਸਚ _ਕਰ ਕੇ 


ਮੰਨੋ! _ਉਸੇ _ਲਈ ਰਾਜੇ ਨੇ ਜਨਮ _ਲਿਆ ਹੈ। ਇਹ ਜੁਗਤ ਜਾਣ ਬੂਝ _ਕੇ _ਵਿਧਾਤਾ ਨੇ 
ਕੀਤੀ _ਹੈ।੧੭੩੨। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਕਹਾ ਰੰਕ ਭੂਪਾਲ ਏ ਕਰਿਓ ਇਤੋਂ _ਸੰਗ੍ਹਾਮ। 
ਜਾਦਵ ਗਰਬ _ਬਿਨਾਸ _ਹਿਤ ਉਪਜਾਯੋ ਸ੍ਰੀ _ਰਾਮ। _੧੭੩੩। 
ਜਪਣ 
ਜਾਦਵ ਕੁਲ ਤੇ ਗਰਬ ਨ ਗਯੋ। ਇਨ ਕੇ ਨਾਮ ਹੇਤ ਰਿਖਿ ਭਯੋ। 
ਦੁਖ ਕੈ ਸੁਾਪ ਮੁਨੀਸੁਰ ਦੈ ਹੈ। ਏਕ ਸਮੈ ਸਭ ਹੀ ਕੋ ਛੈ ਹੈ। ੧੭੩੪। 


ਦੰਹਰਾ 
ਪੁਨਿ _ਬੋਲਿਓ ਸ੍ਰੀ ਕ੍ਰਿਸਨ ਜੀ ਪੰਕਜ ਨੈਨ _ਬਿਸਾਲ। 
ਹੇ ਮੁਸਲੀਧਰ ਬੁਧਿ ਬਰ ਸੁਨ ਅਬ ਕਥਾ _ਰਸਾਲ। ੧੭੩੫। 
ਚੱਪਣ 
ਸੁਨਿ ਦੈ ਸੂਉਨ ਬਾਤ ਕਹੋ ਤੋ ਸੋ। ਕਵਨ ਜੁਧੁ ਕਰਿ ਜੀਤੈ ਮੋ ਸੋ। 
ਖੜਗ ਸਿੰਘ ਮੋ ਅੰਤਰ ਨਾਹੀ। ਮੁਹਿ" ਸਰੂਪ ਵਰਤਤ ਜਗ _ਮਾਹੀ। _੧੭੩੬। 


ਸਾਚ _ਕਹਿਯੋ ਹੈ ਹੇ _ਬਲਿਦੇਵਾ। ਪਾਯੋ _ਨਹਿਨ _ਕਿਸੂ ਇਹ ਭੇਵਾ। 
ਸੂਰਨ ਮੈ ਕੋਊ ਇਹ ਸਮ ਨਾਹੀ। ਮੇਰੋ ਨਾਮ ਬਸੈ ਰਿਦ ਮਾਹੀ। ੧੭੩੭। 


ਦੰਹਰਾ 
ਉਦਰ” ਮਾਝ ਬਸਿ ਮਾਸ ਦਸ ਤਜਿ ਭੋਜਨ ਜਲ ਪਾਨ। 
ਪਵਨ _ਅਹਾਰੀ ਹੁਇ ਰਹਿਓ ਬਰੁ _ਦੀਨੋ _ਭਗਵਾਨ। _੧੭੩੮। 


ਰਿਪੁ ਜੀਤਨ ਕੋ _ਬਰੁ _ਲੀਯੋ ਖੜਗ ਸਿੰਘ _ਬਲਵਾਨ। 
ਬਹੁਰਿ _ਤਪਸ੍ਯਾ _ਬਨਿ _ਕਰੀ ਦ੍ਰਾਦਸ _ਬਰਖ _ਪ੍ਰਮਾਨ। _੧੭੩੯। 


ਜ਼ੱਪਣ/ 

ਬੀਤੀ ਕਥਾ ਭਯੋ ਤਬ ਭੋਰ। ਜਾਗੇ ਸੁ ਭਟ ਦੁਹੂੰ ਦਿਸਿ ਓਰਿ। 

ਜਰਾਸੈਧਿ ਦਲੁ _ਸਜਿ _ਰਨਿ ਆਯੋ। _ਜਾਦਵ _ਦਲੁ _ਬਲਿ ਲੈ ਸਮੁਹਾਯੋ। ੧੭੪0। 
ਹਾਵੀਯ” 

ਸੀ ਬਲਦੇਵ ਸਬੈ ਦਲੁ ਲੈ ਇਤ ਤੇ ਉਮਡਿਓ ਉਤ ਤੇ ਉਇ ਆਏ। 

ਜੁਧੁ ਕੀਓ ਹਲ ਲੈ ਨਿਜ ਪਾਨਿ ਹਕਾਰਿ ਹਕਾਰਿ ਪੁਹਾਰ ਲਗਾਏ। 

ਏਕ ਪਰੇ ਭਟ ਜੂਝਿ ਧਰਾ ਪਰ ਏਕ ਲਰੈ ਮਿਲ ਕੈ ਇਕ ਧਾਏ। 

ਮੂਸਲ ਲੈ ਬਹੁਰੇ ਕਰ ਮੈ ਅਰਿ ਮਾਰਿ ਘਨੇ ਜਮ ਧਾਮਿ ਪਠਾਏ। ੧੭੪੧। 


੧. 'ਸੈ 


੨. “ਉਦਧਿ” 


ਕ੍ਰਿਸਨਾਵਤਾਰ ਪ੫੭ 


ਇਹ _ਕੰਗਲਾ ਰਾਜਾ _ਕੀ ਹੈ? ਜਿਸ ਨੇ ਇਤਨਾ ਵੱਡਾ ਯੁੱਧ _ਕੀਤਾ _ਹੈ। ਯਾਦਵ 
ਕੁਲ ਦੇ ਅਭਿਮਾਨ ਨੂੰ ਖਤਮ ਕਰਨ ਲਈ ਸ੍ਰੀ ਰਾਮ (ਨੇ ਇਸ ਨੂੰ) ਪੈਦਾ ਕੀਤਾ ਹੈ।੧੭੩੩। 


ਚੱਪਲ? 
ਯਾਦਵ ਕੁਲ ਵਿਚੋਂ ਅਭਿਮਾਨ ਨਹੀਂ ਗਿਆ ਹੈ। _(ਇਸ ਲਈ) ਇਨ੍ਹਾਂ _ਦੇ 
ਵਿਨਾਸ਼ ਲਈ _ਇਕ ਰਿਸ਼ੀ ਪ੍ਰਗਟ ਹੋਇਆ ਹੈ। _(ਉਸ ਨੂੰ) ਦੁਖ ਦੇਣ ਕਾਰਨ _ਮੁਨੀਸ੍ਹਰ 
ਅਤੇ _ਇਕੋ _ਸਮੇਂ ਸਭ ਨੂੰ ਨਸ਼ਟ _ਕਰ _ਦੇਵੇਗਾ।੧੭੩੪। 


ਵਡੇ _ਕਮਲ ਨੈਣ ਵਾਲੇ ਸ੍ਰੀ ਕ੍ਰਿਸ਼ਨ ਫਿਰ ਬੋਲੇ--ਹੇ _ਮੁਸਲੀਧਰ! ਹੇ ਸ੍ਰੇਸ਼ਠ ਬੁੱਧੀ 
ਵਾਲੇ! ਹੁਣ (ਤੂੰ) _ਰੋਚਕ _ ਕਥਾ __ਸੁਣ।੧੭੩੫। 
ਚੱਪਣ? 

ਕੰਨ ਦੇ ਕੇ ਸੁਣ, ਤੈਨੂੰ _ਗੌਲ ਕਹਿੰਦਾ ਹਾਂ। ਕੌਣ ਮੇਰੇ ਨਾਲ ਯੁੱਧ _ਕਰ _ਕੇ ਜਿਤ 
ਸਕਦਾ ਹੈ? ਖੜਗ ਸਿੰਘ ਅਤੇ ਮੇਰੇ ਵਿਚ ਕੋਈ ਅੰਤਰ ਨਹੀਂ _ਹੈ। ਮੇਰਾ ਸਰੂਪ ਹੀ ਜਗਤ 
ਵਿਚ _ਵਿਆਪਤ _ਹੈ।੧੭੩੬। 

ਹੇ ਬਲਦੇਵ! (ਮੈਂ) ਸਚ ਕਹਿੰਦਾ ਹਾਂ, (ਪਰ) ਕਿਸੇ ਨੇ ਇਹ ਭੇਦ ਨਹੀਂ ਪਾਇਆ 
ਹੈ। ਯੋਧਿਆਂ ਵਿਚ ਇਸ ਸਮਾਨ ਕੋਈ ਨਹੀਂ ਹੈ। (ਇਸ ਦੇ) ਹਿਰਦੇ ਵਿਚ ਮੇਰਾ ਨਾਮ 
ਵਸਦਾ ਹੈ।੧੭੩੭। 
ਦੰਹਰਾ 

(ਮਾਤਾ ਦੇ) ਪੇਟ ਵਿਚ _ਦਸ _ ਮਹੀਨੇ _ਵਸਦੇ ਹੋਇਆਂ ਭੋਜਨ _ਅਤੇ _ ਜਲ-ਪਾਨ 
ਤਿਆਗ ਕੇ ਕੇਵਲ ਪੌਣ ਆਹਾਰੀ ਹੋਇਆ ਰਿਹਾ। _(ਤਦ) ਭਗਵਾਨ ਨੇ (ਇਸ ਨੂੰ) ਵਰ 
ਦਿੱਤਾ ਸੀ।੧੭੩੮। 

ਬਲਵਾਨ _ਖੜਗ ਸਿੰਘ _ਨੇ (ਪਰਮਾਤਮਾ ਪਾਸੋਂ) ਵੈਰੀ ਨੂੰ ਜਿਤਣ ਦਾ ਵਰ _ਲਿਆ 
ਸੀ। ਫਿਰ ਬਨ ਵਿਚ ਜਾ ਕੇ (ਇਸ ਨੇ) ਬਾਰ੍ਹਾਂ ਵਰ੍ਹਿਆਂ ਤਕ ਭਾਰੀ _ਤਪਸਿਆ 
ਕਤ)।੧੭੩੯। 
ਚੱਪਲ? 

ਕਥਾ (ਕਰਦਿਆਂ ਰਾਤ) _ਬੀਤ _ਗਈ ਅਤੇ _ਪੁਭਾਤ _ਹੋ__ਗਈ। _ਦੋਹਾਂ ਪਾਸਿਆਂ ਦੇ 
ਸੂਰਮੇ ਜਾਗ _ਪਏ। _ਜਰਾਸੈਧ ਸੈਨਾ _ਸਜਾ ਕੇ _ਯੁੱਧ-ਭੂਮੀ ਵਿਚ ਆ ਗਿਆ ਅਤੇ (ਇਧਰ) 
ਬਲ (ਦੇਵ) ਯਾਦਵ ਸੈਨਾ ਲੈ ਕੇ ਸਾਹਮਣੇ _ਆਇਆ।੧੭੪0। 


ਮਾਵੀਯ” 

ਇਧਰੋ _ਬਲਦੇਵ ਸਾਰੀ ਸੈਨਾ ਲੈ ਕੇ ਚੜ੍ਹ ਆਇਆ ਅਤੇ ਉਧਰੋਂ ਉਹ _ਵੀ ਆ 
ਗਏ। (ਬਲਦੇਵ ਨੇ) ਆਪਣੇ ਹੱਥ ਵਿਚ ਹਲ ਲੈ ਕੇ ਲਲਕਾਰ _ਲਲਕਾਰ ਕੇ _ਸਟਾਂ ਮਾਰੀਆਂ 
ਹਨ। _ਕਈ ਸੂਰਮੇ ਜੂਝ _ਕੇ ਧਰਤੀ ਉਤੇ ਪੈ ਗਏ ਹਨ, ਕਈ ਲੜ ਰਹੇ ਹਨ ਅਤੇ ਕਈ 
ਭਜ ਗਏ _ਹਨ। (ਬਲਦੇਵ ਨੇ) ਫਿਰ ਆਪਣੇ ਹੱਥ ਵਿਚ ਮੂਸਲ ਲੈ ਕੇ ਬਹੁਤ ਸਾਰੇ ਵੈਰੀਆਂ 


ਨੂੰ ਮਾਰ _ਮਾਰ _ਕੇ _ਯਮ-ਲੋਕ _ ਭੇਜ _ਦਿੱਤਾ _ਹੈ।੧੭੪੧। 


੫੫੮ 


ਸੀ _ਦਸਮ-ਗ੍ਰੰਥ ਸਾਹਿਬ 


ਰੋਸ ਭਯੋ ਘਨ ਸ੍ਯਾਮ ਲਯੋ ਧਨੁ _ਬਾਨੁ _ਸੈਭਾਰਿ ਤਹੀ ਉਠਿ _ਧਾਯੋ। 
ਆਨਿ ਪਰਿਓ ਤਬ ਹੀ ਤਿਨ ਪੈ ਰਿਪੁ ਕਉ ਹਤਿ ਕੈ ਨਦਿ ਸ੍ਰੋਨ ਬਹਾਯੋ। 
ਬਾਜ ਕਰੀ ਰਥਪਤਿ _ਬਿਪਤਿ ਪਰੀ ਰਨ ਮੈ ਨਹਿ ਕੋ ਠਹਿਰਾਯੋ। 
ਭਾਜਤ ਜਾਤ ਸਬੈ _ਰਿਸਿ ਖਾਤ ਕਛੂ ਨ ਬਾਸਤ ਕਹੈ ਦੁਖੁ _ਪਾਯੋ। ੧੭੪੨। 


ਆਗੇ ਕੀ ਸੈਨ ਭਜੀ ਜਬ ਹੀ ਤਬ ਪਉਰਖ ਸ੍ਰੀ _ਬ੍ਰਿਜਰਾਜ ਸੰਭਾਰਿਓ। 
ਠਾਢੋ ਜਹਾ ਦਲ ਕੋ ਪਤਿ ਹੈ ਤਹਾ ਜਾਇ ਪਰੋਂ ਚਿਤ ਬੀਚ _ਬ਼ਿਚਾਰਿਓ। 
ਸਸਤ੍ _ਸੰਭਾਰਿ ਮੁਰਾਰਿ ਸਬੈ ਨ੍ਰਿਪ ਠਾਢੋਂ ਜਹਾ ਤਿਹ _ਓਰਿ _ਸਿਧਾਰਿਓ। 
ਬਾਨ ਕਮਾਨ _ਗਹੀ _ਘਨਿ _ਸ੍ਯਾਮ _ਜਰਾਸੈਧਿ _ਕੋ ਅਭਿਮਾਨ _ਉਤਾਰਿਓ। _੧੭੪੩। 


ਸੀ ਬਲਬੀਰ” _ਸਰਾਸਨੁ” ਤੇ ਜਬ ਤੀਰ ਛੁਟੇ ਤਬ ਕੋ ਠਹਰਾਵੈ। 
ਜਾਇ ਲਗੇ ਜਿਹ ਕੇ ਉਰ ਮੈ ਸਰ ਸੋ ਛਿਨ ਮੈ ਜਮ ਧਾਮਿ ਸਿਧਾਵੈ। 
ਐਸੇ ਨ ਕੋ ਪ੍ਰਗਟਿਓ ਜਗ ਮੈ ਭਟ ਜੋ ਸਮੁਹਾਇ ਕੈ ਜੁਧੁ ਮਚਾਵੈ। 
ਭੂਪਤਿ ਕਉ ਨਿਜ ਬੀਰ ਕਹੈ ਹਰਿ ਮਾਰਤ ਸੈਨ _ਚਲਿਓ ਰਨਿ ਆਵੈ। ੧੭੪੪। 


ਸ੍ਯਾਮ ਕੀ ਓਰ ਤੇ ਬਾਨ ਛੁਟੇ ਨ੍ਰਿਪ ਕੇ ਦਲ ਕੇ ਬਹੁ ਬੀਰਨ ਘਾਏ। 
ਜੇਤਿਕ ਆਇ ਭਿਰੇ ਹਰਿ ਸੋ ਛਿਨ ਬੀਚ ਤੇਊ ਜਮ ਧਾਮਿ ਪਠਾਏ। 
ਕਉਤੁਕ ਦੇਖ ਕੈ ਯੌ ਰਨ ਮੈ ਅਤਿ ਆਤੁਰ ਹੁਇ ਤਿਨ ਬੈਨ ਸੁਨਾਏ। 
ਆਵਨ ਦੇਹੁ _ਅਬੈ ਹਮ ਲਉ ਨ੍ਰਿਪ ਐਸੇ ਕਹਿਓ _ਸਿਗਰੇ ਸਮਝਾਏ। ੧੭੪੫। 


ਭੂਪ ਲਖਿਓ ਹਰਿ ਆਵਤ ਹੀ ਸੰਗ ਲੈ ਪ੍ਰਿਤਨਾ ਤਬ ਆਪੁ ਹੀ_ਧਾਯੋ। 
ਆਗੇ ਕੀਏ ਨਿਜ ਲੋਗ ਸਬੈ ਤਬ ਲੈ ਕਰ ਮੋ ਬਰ ਸੰਖ ਬਜਾਯੋ। 

ਸ੍ਯਾਮ ਭਨੈ ਤਿਹ ਆਹਵ ਮੈ ਅਤਿ ਹੀ ਮਨ ਭੀਤਰ ਕੋ ਡਰ ਪਾਯੋ। 

ਤਾ ਧੁਨਿ ਕੋ ਸੁਨਿ ਕੈ ਬਰ ਬੀਰਨ ਕੇ ਚਿਤਿ ਮਾਨਹੁ ਚਾਉ ਬਢਾਯੋ। ੧੭੪੬। 


ਦੰਹਰਾ 
ਜਰਾਸੈਧਿ ਕੀ ਅਤਿ ਚਮੂੰ ਉਮਡੀ ਕ੍ਰੋਧ ਬਢਾਇ। 
ਧਨੁਖ ਬਾਨ _ਹਰਿ_ਪਾਨਿ ਲੈ ਛਿਨ ਮੈ ਦੀਨੀ ਘਾਇ। ੧੭੪੭। 
ਹਾਵੀਯਾਂ 
ਜਦੁਬੀਰ ਕਮਾਨ ਤੇ ਬਾਨ ਛੁਟੇ ਅਵਸਾਨ ਗਏ _ਲਖਿ ਸਤ੍ਨ ਕੇ। 
ਗਜਰਾਜ ਮਰੇ ਗਿਰ ਭੂਮਿ ਪਰੇ ਮਨੋ ਰੂਖ ਕਟੇ ਕਰਵਤ੍ਰਨ ਕੇ। 


“ਜਦੁਬੀਰ” _੨. _ “ਸਰਾਗਨ? 


ਕ੍ਰਿਸਨਾਵਤਾਰ ੫੫੯ 
ਸ੍ਰੀ ਕ੍ਰਿਸ਼ਨ ਨੂੰ ਵੀ ਕ੍ਰੋੋ ਆ ਗਿਆ ਹੈ ਅਤੇ ਧਨੁਸ਼ ਬਾਣ ਸੰਭਾਲ ਕੇ ਉਠ ਕੇ 
ਦੌੜ ਪਏ _ਹਨ। ਉਨ੍ਹਾਂ ਉਤੇ ਉਸ ਵੇਲੇ ਆ ਝਪਟੇ ਹਨ ਅਤੇ ਵੈਰੀਆਂ ਨੂੰ ਮਾਰ ਕੇ ਲਹੂ 
ਦੀਆਂ _ ਨਦੀਆਂ _ ਵਗਾ _ ਦਿੱਤੀਆਂ _ਹਨ। _ ਘੋੜਿਆਂ, ਹਾਥੀਆਂ _ਅਤੇ _ਰਥਾਂ _ ਵਾਲਿਆਂ _ ਉਤੇ 
ਮੁਸੀਬਤ ਬਣ ਗਈ ਹੈ ਅਤੇ _ਰਣ-ਭੂਮੀ ਵਿਚ ਕੋਈ ਵੀ ਠਹਿਰਿਆ ਨਹੀਂ ਹੈ। ਸਾਰੇ _ਭਜੀ 
ਜਾਂਦੇ ਹਨ ਅਤੇ ਗੁੱਸਾ ਖਾਈ ਜਾਂਦੇ ਹਨ। (ਉਨ੍ਹਾਂ ਦਾ) ਕੋਈ ਵਸ ਨਹੀਂ ਚਲਦਾ, ਦੁਖ _ਸਹੀ 
ਜਾ ਰਹੇ _ਹਨ।੧੭੪੨। 
ਜਦੋਂ ਸਾਹਮਣੇ ਵਾਲੀ _ਸੈਨਾ _ਭਜ _ ਗਈ, _ਤਦੋਂ ਸ੍ਰੀ ਕ੍ਰਿਸ਼ਨ _ਨੇ _ ਆਪਣਾ _ਬਲ 
ਸੰਭਾਲਿਆ। ਜਿਥੇ (ਵੈਰੀ) ਦਲ ਦਾ ਸੁਆਮੀ ਖੜੋਤਾ ਸੀ, (ਕ੍ਰਿਸ਼ਨ ਨੇ) ਚਿਤ ਵਿਚ ਵਿਚਾਰ 
ਕੀਤਾ ਅਤੇ ਉਥੇ (ਉਨ੍ਹਾਂ ਉਪਰ) ਜਾ _ਪਿਆ। ਸ੍ਹੀ ਕ੍ਰਿਸ਼ਨ, ਸਾਰੇ ਸ਼ਸਤ੍ਰ ਸੰਭਾਲ ਕੇ, ਜਿਥੇ 
ਰਾਜਾ _(ਜਰਾਸੰਧ) _ਖੜੋਤਾ ਸੀ, ਉਸ ਪਾਸੇ ਵਲ ਚਲ _ਪਿਆ। ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ 


ਫੜ ਲਿਆ ਹੈ ਅਤੇ ਜਰਾਸੈਧ _ਦਾ _ ਅਭਿਮਾਨ _ ਉਤਾਰ _ਦਿੱਤਾ।੧੭੪੩। 


੮੮. 


ਸੀ ਕ੍ਰਿਸ਼ਨ ਦੇ ਧਨੁਸ਼ ਤੋਂ ਜਦ ਬਾਣ ਛੁਟਦੇ ਹਨ, ਤਦ (ਭਲਾ) ਕੌਣ ਠਹਿਰ ਸਕਦਾ 
ਹੈ। ਜਿਸ ਦੇ ਸੀਨੇ ਵਿਚ ਬਾਣ ਜਾ ਲਗਦਾ ਹੈ, ਉਹ ਛਿਣ ਭਰ ਵਿਚ ਯਮ ਲੋਕ ਚਲਾ 
ਜਾਂਦਾ ਹੈ। _ਅਜਿਹਾ ਕੋਈ ਸੂਰਮਾ ਜਗਤ _ਵਿਚ ਪ੍ਰਗਟ ਨਹੀਂ ਹੋਇਆ ਹੈ ਜੋ (ਸਹੀ ਕ੍ਰਿਸ਼ਨ 
ਦੇ) ਸਾਹਮਣੇ ਹੋਕੇ ਯੁੱਧ _ਮਚਾਵੇ। _ਰਾਜਾ _(ਜਰਾਸੈਧ ਨੂੰ) ਉਸ ਦੇ ਯੋਧੇ ਕਹਿੰਦੇ ਹਨ ਕਿ 
ਸੀ ਕ੍ਰਿਸ਼ਨ (ਸਾਡੀ) ਸੈਨਾ ਨੂੰ _ਮਾਰਦਾ _ਹੋਇਆ ਚਲਿਆ _ਆ ਰਿਹਾ ਹੈ।੧੭੪੪। 


ਸ੍ਰੀ ਕ੍ਰਿਸ਼ਨ ਵਲੋਂ (ਜਿਹੜੇ) ਬਾਣ ਛੁਟਦੇ ਹਨ, (ਉਨ੍ਹਾਂ ਨੇ) ਰਾਜੇ ਦੀ ਸੈਨਾ ਦੇ ਬਹੁਤ 


ਸਾਰੇ ਯੋਧੇ _ਮਾਰ ਦਿੱਤੇ _ਹਨ। ਜਿਤਨੇ ਆ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ _ਕਰਨ _ਲਗੇ ਹਨ, 
ਉਨ੍ਹਾਂ ਨੂੰ ਛਿਣ ਭਰ ਵਿਚ ਯਮ ਲੋਕ ਭੇਜ ਦਿੱਤਾ ਹੈ। ਯੁੱਧ-ਭੂਮੀ ਵਿਚ (ਸਹੀ ਕ੍ਰਿਸ਼ਨ ਦੇ) 
ਕੌਤਕ ਵੇਖ ਕੇ (ਵੈਰੀ ਸੈਨਿਕ) ਦੁਖੀ ਹੋ ਕੇ (ਰਾਜੇ ਪ੍ਰਤਿ) ਇਸ ਤਰ੍ਹਾਂ ਕਹਿੰਦੇ ਹਨ। (ਉੱਤਰ 


ਜਰਾਸੈਧ _ਦੀ ਬਹੁਤ _ਵੱਡੀ _ਸੈਨਾ ਕ੍ਰੋਧਵਾਨ ਹੋ ਕੇ ਉਮਡ ਪਈ ਹੈ। ਸ੍ਰੀ ਕ੍ਰਿਸ਼ਨ 
ਨੇ ਹੱਥ _ਵਿਚ _ਧਨੁਸ਼-ਬਾਣ ਲੈ _ਕੇ _ਛਿਣ ਭਰ ਵਿਚ ਮਾਰ _ਦਿੱਤੀ _ਹੈ।੧੭੪੭। 


ਨਾਵੰਯਾ 


ਪ੬0 


ਸੀ _ਦਸਮ-ਗ੍ੰਥ _ਸਾਹਿਬ 


ਰਿਪੁ ਕਉਨ ਗਨੋ ਜੁ ਹਨੇ ਤਿਹ ਠਾ ਮੁਰਝਾਇ ਗਿਰੇ ਸਿਰ ਛਤ੍ਰਨ ਕੇ। 
ਰਨ ਮਾਨੋ ਸਰੋਵਰਿ ਆਂਧੀ ਥ਼ਹੈ ਤੁਟਿ ਫੂਲ ਪਰੇ ਸਤ ਪਤਨ ਕੇ। ੧੭੪੮। 


ਘਾਇ ਲਗੇ ਇਕ ਘੂਮਤ ਘਾਇਲ ਸੂਉਨ ਸੋ ਏਕ ਫਿਰੈ ਚੁਚਵਾਤੇ। 
ਏਕ _ਨਿਹਾਰ ਕੈ ਡਾਰਿ ਹਥੀਆਰ ਭਜੈ _ਬਿਸੰਭਾਰ ਗਈ ਸੁਧਿ ਸਾਤੇ। 
ਦੈ ਰਨ ਪੀਠ ਮਰੈ ਲਰ ਕੈ ਤਿਹ ਮਾਸ ਕੋ_ਜੰਬੁਕ ਗੀਧ ਨ ਖਾਤੇ। 
ਬੋਲਤ ਬੀਰ ਸੁ ਏਕ ਫਿਰੈ ਮਨੋ ਡੋਲਤ ਕਾਨਨ ਮੈ ਗਜ _ਮਾਤੇ। ੧੭੪੯। 


ਪਾਨਿ ਕ੍ਰਿਪਾਨ ਗਹੀ ਘਨਿ ਸ੍ਯਾਮ ਬਡੇ ਰਿਪੁ ਤੇ ਬਿਨੁ ਪ੍ਰਾਨ ਕੀਏ। 
ਗਜ _ਬਾਜਨ ਕੇ ਅਸਵਾਰ ਹਜਾਰ ਮੁਰਾਰਿ ਸੰਘਾਰਿ ਬਿਦਾਰਿ ਦੀਏ। 
ਅਰਿ ਏਕਨ ਕੇ ਸਿਰ ਕਾਟਿ ਦਏ ਇਕ ਬੀਰਨ ਕੇ ਦਏ ਫਾਰਿ ਹੀਏ। 
ਮਨੋ ਕਾਲ ਸਰੂਪ _ਕਰਾਲ ਲਖਿਓ ਹਰਿ ਸਤਰ ਭਜੇ ਇਕ ਮਾਰ _ਲੀਏ। _੧੭੫0। 
ਕਾ/ਭਤੁ 

ਰੋਸ ਭਰੇ ਬਹੁਰੋ ਧਨੁਖ ਬਾਨ ਪਾਨਿ ਲੀਨੋ 

ਰਿਪਨ _ਸੰਘਾਰਤ ਇਉ ਕਮਲਾ ਕੋ ਕੰਤੁ _ਹੈ। 

ਕੇਤੇ ਗਜ ਮਾਰੇ ਰਥੀ ਬ੍ਰਿਥੀ ਕਰਿ _ਡਾਰੇ ਕੇਤੇ 

ਐਸੇ ਭਯੋ ਜੁਧੁ ਮਾਨੋ ਕੀਨੋ ਰੁਦੂ ਅੰਤੁ ਹੈ। 

ਸੈਥੀ ਚਮਕਾਵਤ _ਚਲਾਵਤ ਸੁਦਰਸਨ ਕੋ 

ਕਹੈ ਕਬਿ ਰਾਮ ਸ੍ਯਾਮ ਐਸੋ ਤੇਜਵੰਤੁ ਹੈ। 

ਸੂਉਨਤ _ਰੰਗੀਨ _ਪਟ _ਸੁਭਟ ਪ੍ਰਬੀਨ ਰਨ 

ਫਾਗੁ ਖੇਲ ਪੌਢ ਰਹੇ ਮਾਨੋ ਬਡੇ ਸੰਤ ਹੈ। ੧੭੫੧। 

ਕਾਨ੍ਹ ਤੇ ਨ ਡਰੇ ਅਰਿ ਅਰਰਾਇ ਪਰੇ ਸਬ 

ਕਹੈ ਕਬਿ ਸ੍ਯਾਮ ਲਰਬੇ ਕਉ ਉਮਗਤਿ ਹੈ। 

ਰਨ ਮੈ ਅਡੋਲ ਸ੍ਹਾਮ ਕਾਰ ਜੀ ਅਮੋਲ 

"ਬੀਰ ਗੋਲ ਤੇ ਨਿਕਸ ਲਰੈ” ਕੋਪ ਮੈ ਪਗਤ ਹੈ। 

ਡੋਲਤ ਹੈ ਆਸ ਪਾਸ ਜੀਤਬੇ ਕੀ ਕਰੈ ਆਸ 

ਤ੍ਰਾਸ ਮਨਿ ਨੈਕੁ ਨਹੀ ਨ੍ਰਿਪ ਕੇ ਭਗਤ ਹੈ। 

ਕੰਚਨ ਅਚਲ ਜਿਉ ਅਟਲ ਰਹਿਓ ਜਦੁਬੀਰ 

ਤੀਰ ਤੀਰ ਸੂਰਮਾ ਨਛਤ੍ਰ ਸੇ _ਡਿਗਤ ਹੈ। _੧੭੫੨। 

ਹਵੀਯਾਂ 

ਇਹ ਭਾਤਿ ਇਤੈ ਜਦੁਬੀਰ ਘਿਰਿਓ ਉਤ ਕੋਪ ਹਲਾਯੂਧ ਬੀਰ _ਸੰਘਾਰੇ। 
ਬਾਨ ਕਮਾਨ ਕ੍ਰਿਪਾਨਨ ਪ੍ਰਾਨਿ ਧਰੇ ਬਿਨੁ ਪ੍ਰਾਨ ਪਰੇ ਛਿਤਿ ਮਾਰੇ। 
ਟੂਕ ਅਨੇਕ ਕੀਏ ਹਲਿ ਸੋ _ਬਲਿ ਕਾਤੁਰ ਦੇਖਿ ਭਜੇ ਬਿਸੰਭਾਰੇ। 
ਜੀਤਤ ਭਯੋ _ਮੁਸਲੀ ਰਨ ਮੈ ਅਰਿ ਭਾਜਿ ਚਲੇ ਤਬ ਭੂਪ ਨਿਹਾਰੇ। ੧੭੫੩। 


੧. ਗੋਲ ਤੇ _ਨਿਕਸ ਲਰੈਂ'` ਜੁਧ” 


ਕ੍ਰਿਸਨਾਵਤਾਰ ੫੬੧ 


ਉਨ੍ਹਾਂ ਦੀ (ਭਲਾ) ਗਿਣਤੀ ਕੌਣ ਕਰ _ਸਕਦਾ ਹੈ? _ਛਤ੍ਹੀਆਂ ਦੇ _ਡਿਗੇ _ਪਏ ਸਿਰ _ਮੁਰਝਾ 
ਗਏ _ਹਨ। _ਰਣ-ਭੂਮੀ ਮਾਨੋ _ਸਰੋਵਰ ਹੋਵੇ ਅਤੇ ਯੁੱਧ ਰੂਪ _ਹਨੇਰੀ ਦੇ 
ਰੂਪ _ਸੈਂਕੜੇ _ਫੁਲ _ਅਤੇ _ ਪੱਤਰ _ਡਿਗੇ _ਪਏ _ ਹੋਣ।੧੭੪੮। 

ਜ਼ਖ਼ਮ ਲਗਣ ਨਾਲ ਕਈ ਘਾਇਲ (ਸੂਰਮੇ) ਘੁੰਮੇਰੀਆਂ ਖਾ ਰਹੇ ਹਨ ਅਤੇ ਕਈਆਂ 
ਦੇ ਲਹੂ ਟਪਕ ਰਿਹਾ _ਹੈ। (ਅਜਿਹੀ ਸਥਿਤੀ ਨੂੰ) ਵੇਖ ਕੇ ਕਈ ਹਥਿਆਰ ਸੁਟ 
ਹਨ (ਅਤੇ ਕਈ) ਹੋਸ਼ ਗੰਵਾ ਕੇ ਬੇਸੁਧ ਹੋਏ ਭਜੇ ਫਿਰਦੇ ਹਨ। ਜੋ ਰਣ 
ਕੇ ਲੜ ਕੇ ਮਰਦੇ ਹਨ, ਉਨ੍ਹਾਂ ਦੇ ਮਾਸ ਗਿਦੜ ਅਤੇ _ਗਿੱਧਾਂ ਵੀ ਨਹੀਂ _ਖਾਂਦੀਆਂ। 
ਯੋਧੇ _ਰਣ-ਭੂਮੀ _ਵਿਚ _(ਇੰਜ) ਬੋਲਦੇ ਫਿਰਦੇ ਹਨ, ਮਾਨੋ ਜੰਗਲ _ਵਿਚ 
ਹਾਥੀ _ਫਿਰ ਰਹੇ _ਹੋਣ।੧੭੪੯। 

ਸੀ ਕ੍ਰਿਸ਼ਨ ਨੇ ਹੱਥ ਵਿਚ ਕ੍ਰਿਪਾਨ ਧਾਰਨ ਕਰ ਲਈ ਹੈ ਅਤੇ ਵੱਡੇ ਵੌਡੇ ਵੈਰੀਆਂ 


ਨੂੰ ਪ੍ਰਾਣਾਂ ਤੋਂ _ਸਖਣਾ ਕਰ ਦਿੱਤਾ ਹੈ। ਹਾਥੀਆਂ ਘੋੜਿਆਂ ਦੇ ਹਜ਼ਾਰਾਂ ਸਵਾਰਾਂ ਨੂੰ ਸ੍ਰੀ ਕ੍ਰਿਸ਼ਨ 
ਨੇ ਮਾਰ ਕੇ ਨਸ਼ਟ ਕਰ ਦਿੱਤਾ ਹੈ। _ਇਕਨਾਂ ਵੈਰੀਆਂ ਦੇ ਸਿਰ ਕਟ ਦਿੱਤੇ ਹਨ ਅਤੇ ਇਕਨਾਂ 
ਯੋਧਿਆਂ ਦੇ ਸੀਨੇ _ਚੀਰ ਦਿੱਤੇ _ਹਨ। (ਉਥੇ ਵੈਰੀ) ਸ੍ਰੀ ਕ੍ਰਿਸ਼ਨ ਨੂੰ ਮਾਨੋ ਭਿਆਨਕ _ਸਰੂਪ 
ਵਾਲਾ _ਸਮਝ ਕੇ _ਭਜ _ਗਏ ਹੋਣ ਅਤੇ _ਇਕਨਾਂ ਨੂੰ ਮਾਰ _ਲਿਆ _ਗਿਆ ਹੋਵੇ।੧੭੫0। 
ਕਾ/ਝੱਤਾ 


ਕਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਨੇ ਫਿਰ ਧਨੁਸ਼ ਬਾਣ ਹੱਥ ਵਿਚ ਲੈ ਲਿਆ ਹੈ 
ਅਤੇ ਇਸ ਤਰ੍ਹਾਂ ਵੈਰੀਆਂ ਦਾ _ਸੰਘਾਰ ਕਰ _ਰਿਹਾ ਹੈ। _ਕਿਤਨੇ ਹੀ ਹਾਥੀ ਮਾਰ ਦਿੱਤੇ ਹਨ 
ਅਤੇ _ਕਿਤਨੇ _ਹੀ _ਰਥ ਵਾਲਿਆਂ ਨੂੰ _ਰਥ-ਹੀਨ _ਕਰ ਦਿੱਤਾ 
ਹੈ ਮਾਨੋ ਰੁਦੂ _ਨੇ _ਜਗਤ _ਦਾ _ਅੰਤ _ਕੀਤਾ _ਹੋਵੇ। ਕਵੀ _ਰਾਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ 


ਵੈਰੀ ਯੋਧੇ ਕਾਨ੍ਹ ਤੋਂ ਡਰੇ ਨਹੀਂ ਹਨ, ਸਭ _ਅਰੜਾ ਕੇ _ਪੈ ਗਏ ਹਨ। ਕਵੀ ਸ਼ਿਆਮ 
ਕਹਿੰਦੇ ਹਨ, _(ਉਹ) _ਲੜਨ _ਲਈ _ਉਤਾਵਲੇ _ਹਨ। _ਰਣ-ਭੂਮੀ _ਵਿਚ _ਸੁਆਮੀ ਦੇ _ਕਾਰਜ 
ਲਈ _ ਅਡੋਲ _ਖੜੋਤੇ _ਹਨ ਅਤੇ _ ਅਮੋਲ _ਜਿੰਦਾਂ (ਕੁਰਬਾਨ ਕਰਦੇ _ਹਨ)। _(ਆਪਣੇ ਆਪਣੇ) 
ਦਲਾਂ ਵਿਚੋਂ ਕ੍ਰੋਧਿਤ ਹੋਕੇ ਨਿਕਲ ਕੇ ਯੁੱਧ ਕਰਦੇ _ਹਨ। ਇਧਰ _ਉਧਰ ਫਿਰਦੇ ਹਨ, 
ਜਿਤਣ ਦੀ ਉਮੀਦ ਕਰਦੇ _ਹਨ। (ਉਹ) ਮਨ ਵਿਚ ਜ਼ਰਾ ਡਰ ਨਹੀਂ ਮੌਨਦੇ, ਰਾਜੇ ਦੇ 
ਪੱਕੇ ਭਗਤ _ਹਨ। _ ਸ੍ਰੀ ਕ੍ਰਿਸ਼ਨ ਸੁਮੇਰ ਪਰਬਤ ਵਾਂਗ _ਅਟਲ _ਖੜੋਤੇ _ਹਨ ਅਤੇ ਨੇੜੇ ਨੇੜੇ 
ਦੇ ਸੂਰਮੇ _ਨਛਤ੍ਰਾਂ ਵਾਂਗ _ ਡਿਗਦੇ _ ਜਾਂਦੇ _ਹਨ।੧੭੫੨। 
ਮਾਵੀਲ” 

ਇਸ ਤਰ੍ਹਾਂ ਇਧਰ ਸ੍ਰੀ ਕ੍ਰਿਸ਼ਨ ਘਿਰਿਆ ਹੋਇਆ ਹੈ ਅਤੇ ਉਧਰ _ਬਲਦੇਵ ਕ੍ਰੋਧਿਤ 
ਹੋ ਕੇ ਯੋਧਿਆਂ ਨੂੰ ਮਾਰ ਰਿਹਾ ਹੈ; ਜੋ ਬਾਣ, ਕਮਾਨ, ਕ੍ਰਿਪਾਨ ਆਦਿ (ਸ਼ਸਤ੍ਰ) ਹੱਥ ਵਿਚ 
ਧਾਰਨ ਕੀਤੇ ਹੋਇਆਂ ਬਿਨਾ ਪ੍ਰਾਣਾਂ ਦੇ ਧਰਤੀ ਉਤੇ ਪਏ _ਹਨ। _ਹਲ ਨਾਲ ਅਨੇਕਾਂ ਵੈਰੀਆਂ 
ਨੂੰ ਟੋਟੇ ਟੋਟੇ ਕਰ ਦਿੱਤਾ ਹੈ। ਕਾਇਰ ਲੋਕ ਬੇਸੁਧ ਹੋਕੇ ਭਜੀ ਜਾ ਰਹੇ ਹਨ। ਬਲਦੇਵ ਯੁੱਧ 
ਵਿਚ ਜਿਤ ਗਿਆ ਹੈ ਅਤੇ ਵੈਰੀ ਭਜੀ ਜਾਂਦੇ ਹਨ, ਤਦ ਰਾਜੇ ਨੇ ਵੇਖਿਆ ਹੈ।੧੭੫੩। 


੫੬੨ ਸੀ _ਦਸਮ-ਗ੍ਰੰਥ _ਸਾਹਿਬ 


ਚਕੂਤ ਹੁਇ ਚਿਤ ਬੀਚ _ਚਮੂ ਪਤਿ ਆਪੁਨੀ ਸੈਨ ਕਉ ਬੈਨ ਸੁਨਾਯੋ। 
ਭਾਜਤ ਜਾਤ ਕਹਾ ਰਨ ਤੇ ਭਟ ਜੁਧੁ ਨਿਦਾਨ ਸਮੋ ਅਬ ਆਯੋ। 

ਇਉ ਲਲਕਾਰ ਕਹਿਓ ਦਲ ਕੋ ਤਬ ਸੂਉਨਨ ਮੈ ਸਬਹੂੰ ਸੁਨਿ ਪਾਯੋ। 
ਸਸਤ੍ਰ ਸੰਭਾਰਿ ਫਿਰੇ ਤਬ ਹੀ ਅਤਿ" ਕੋਪ ਭਰੇ ਹਠਿ ਜੁਧੁ ਮਚਾਯੋ। ੧੭੫੪। 


ਬੀਰ ਬਡੇ _ਰਨਧੀਰ ਸੋਊ ਜਬ ਆਵਤ ਸ੍ਰੀ ਜਦੁਬੀਰ ਨਿਹਾਰੇ। 

ਸ੍ਯਾਮ ਭਨੈ ਕਰਿ ਕੋਪ ਤਿਹੀ ਛਿਨ ਸਾਮੁਹੇ ਹੋਇ ਹਰਿ ਸਸਤੁ ਪੁਹਾਰੇ। 

ਏਕਨ ਕੇ ਕਰ ਕਾਟਿ ਦਏ ਇਕ ਮੁੰਡ ਬਿਨਾ ਕਰਿ ਭੂ ਪਰਿ ਡਾਰੇ। 

ਜੀਤ ਕੀ ਆਸ ਤਜੀ ਅਰਿ ਏਕ ਨਿਹਾਰ ਕੈ ਡਾਰਿ ਹਥਿਯਾਰ ਪਧਾਰੇ। ੧੭੫੫। 


ਦੰਹਰਾ 
ਜਬ ਹੀ ਅਤਿ ਦਲ ਭਜਿ ਗਯੋ ਤਬ ਨ੍ਰਿਪ ਕੀਓ ਉਪਾਇ। 
ਆਪਨ ਮੰਤ੍ਰੀ ਸੁਮਤਿ ਕਉ ਲੀਨੋ ਨਿਕਟਿ _ਬੁਲਾਇ। _੧੭੫੬। 
ਦ੍ਰਾਦਸ ਛੂਹਨਿ ਸੈਨ ਅਬ ਲੈ _ਧਾਵਹੁ ਤੁਮ ਸੰਗ। 
ਸਸਤ੍ਰ _ਅਸਤੁ _ਭੂਪਤਿ ਦਯੋ _ਅਪੁਨੋ ਕਵਚ _ਨਿਖੰਗ। _੧੭੫੭। 


ਸੁਮਤਿ ਚਲਤ ਰਨ ਇਉ ਕਹਿਯੋ _ਸੁਨੀਏ ਬਚਨ ਨ੍ਿਪਾਲ। 
ਹਰਿ ਹਲਧਰ _ਕੇਤਕ ਬਲੀ ਕਰੋ ਕਾਲ ਕੋ _ਕਾਲ। _੧੭੫੮। 


ਚੱਪਣ? 
ਇਉ ਕਹਿ ਜਰਾਸੈਧਿ ਸਿਉ ਮੌਤ੍ਰੀ। ਸੰਗ ਲੀਏ ਤਿਹ ਅਧਿਕ ਬਜੰਤ੍ਰੀ। 
ਮਾਰੂ ਰਾਗ _ਬਜਾਵਤ _ਧਾਯੋ। ਦ੍ਰਾਦਸ ਛੂਹਣਿ ਲੈ ਦਲ _ਆਯੋ। _੧੭੫੯। 


ਦੰਹਰ” 

ਸੰਕਰਖਣ _ਹਰਿ ਸੋ __ਕਹਿਯੋ ਕਰੀਐ ਕਵਨ _ਉਪਾਇ। 

ਸੁਮਤਿ ਮੰਤ੍ਰਿ ਦਲ ਪ੍ਰਬਲ ਲੈ ਰਨ ਮਧਿ ਪਹੁੰਚਿਯੋ ਆਇ। _੧੭੬0। 
ਸਰਨਾ 

ਤਬ ਬੋਲਿਓ ਜਦੁਬੀਰ ਢੀਲ ਤਜੋ ਬਲਿ _ਹਲਿ ਗਹੋਂ। 

ਰਹੀਯੋ ਤੁਮ ਮਮ ਤੀਰ ਆਗੈ ਪਾਛੈ ਜਾਹੁ _ਜਿਨਿ। ੧੭੬੧ 
ਮਾਵੀਯ” 

ਰਾਮ ਲੀਯੋ ਧਨੁ _ਪਾਨਿ _ਸੰਭਾਰਿ ਧਸ੍ਯੋ ਤਿਨ ਮੈ ਮਨਿ ਕੋਪੁ ਬਢਾਯੋ। 

ਬੀਰ ਅਨੇਕ _ਹਨੇ ਤਿਹ ਠਉਰ ਘਨੋ ਅਰਿ ਸਿਉ ਤਬ ਜੁਧੁ ਮਚਾਯੋ। 


੧. 'ਅਰਿ? 


ਕ੍ਰਿਸਨਾਵਤਾਰ ੫੬੩ 


ਚਿਤ ਵਿਚ ਹੈਰਾਨ ਹੋਕੇ ਸੈਨਾ ਪਤੀ ਨੇ ਆਪਣੀ ਸੈਨਾ ਨੂੰ ਬਚਨ ਸੁਣਾਇਆ 
ਹੇ ਯੋਧਿਓ! (ਤੁਸੀਂ) ਰਣ ਵਿਚੋਂ ਕਿਉਂ ਭਜੀ ਜਾ ਰਹੇ ਯੁੱਧ ਦੇ ਅੰਤ ਦਾ ਸਮਾਂ 
ਤਦ ਸਾਰਿਆਂ 


ਕਿ ਹੋ, 

ਤਾਂ ਹੁਣ ਆਇਆ ਹੈ। ਇਸ ਤਰ੍ਹਾਂ ਲਲਕਾਰ ਕੇ (ਜਦ) ਸੈਨਾ ਨੂੰ ਕਿਹਾ, 
ਨੇ ਕੰਨਾਂ ਨਾਲ ਸੁਣ _ਲਿਆ ਅਤੇ ਸ਼ਸਤ੍ਰ _ਸੰਭਾਲ ਕੇ ਉਸੇ ਵੇਲੇ ਪਰਤ _ਪਏ। ਕ੍ਰੋਧ _ਨਾਲ 
ਭਰੇ ਹੋਇਆਂ ਨੇ ਹਠ ਪੂਰਵਕ _ ਯੁੱਧ _ ਮਚਾਇਆ।੧੭੫੪। 


ਜੋ ਵੱਡੇ ਵੱਡੇ _ਸੂਰਵੀਰ ਅਤੇ ਰਣਧੀਰ ਯੋਧੇ _ਸਨ, (ਉਨ੍ਹਾਂ ਨੇ) ਜਦੋਂ ਸ੍ਰੀ ਕ੍ਰਿਸ਼ਨ 


ਰਿ ਚ ਸਰ 


ਨੂੰ ਆਉਂਦਿਆਂ ਵੇਖਿਆ। (ਕਵੀ) ਸ਼ਿਆਮ _ਕਹਿੰਦੇ ਹਨ, ਉਸੇ ਛਿਣ ਕ੍ਰੋਧ ਕਰ ਕੇ ਅਤੇ 
ਸਾਹਮਣੇ ਹੋ. ਕੇ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਉਤੇ ਵਾਰ ਕੀਤੇ _ਹਨ। (ਸ੍ਰੀ ਕ੍ਰਿਸ਼ਨ ਨੇ) ਇਕਨਾਂ 
ਦੇ ਹੱਥ ਕਟ ਦਿੱਤੇ ਹਨ ਅਤੇ _ਇਕਨਾਂ ਨੂੰ ਸਿਰ ਤੋਂ ਬਿਨਾ ਕਰ ਕੇ 
ਦਿੱਤਾ ਹੈ। (ਕਈਆਂ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਕਈ 
ਵੇਖ ਕੇ ਹਥਿਆਰ ਸੁਟ ਕੇ _ ਖਿਸਕ _ ਗਏ _ਹਨ।੧੭੫੫। 


ਦੰਹਰਾ 


੍ 
% 
ਨ 


ਜਦੋਂ ਬਹੁਤ ਸਾਰਾ _ਦਲ _ ਭਜ _ਗਿਆ, ਤਦੋਂ ਰਾਜਾ _(ਜਰਾਸੈਧ) ਨੇ _ਉਪਾ _ਕੀਤਾ। 
ਆਪਣੇ _ 'ਸੁਮਤਿ” (ਨਾਂ ਵਾਲੇ) ਮੰਤਰੀ ਨੂੰ ਕੋਲ ਬੁਲਾ _ਲਿਆ।੧੭੫੬। 

(ਉਸ ਨੂੰ ਕਿਹਾ--) ਹੁਣ ਤੁਸੀਂ ਬਾਰ੍ਹਾਂ _ਅਛੋਹਣੀ ਸੈਨਾ _ਨਾਲ ਲੈ ਕੇ _(ਯੁੱਧ-ਭੂਮੀ 
ਵਲ) _ਪੁਸਥਾਨ _ਕਰੋਂ। _ਰਾਜੇ _ਨੇ ਆਪਣੇ _ ਸ਼ਸਤ੍ਰ, _ਅਸਤ੍ _ਅਤੇ _ਕਵਚ _ਤੇ _ਭੱਥਾ ਦੇ 
ਦਿੱਤਾ।੧੭੫੭। 


ਯੁੱਧ ਨੂੰ ਜਾਂਦੇ ਹੋਇਆਂ ਸੁਮਤਿ (ਨਾਂ ਵਾਲੇ ਮੰਤਰੀ) ਨੇ ਇਉਂ ਕਿਹਾ--ਹੇ _ਰਾਜਨ! 
(ਮੇਰਾ) ਬਚਨ ਸੁਣੋ। ਸ੍ਰੀ ਕ੍ਰਿਸ਼ਨ ਅਤੇ ਬਲਦੇਵ ਕਿਤਨੇ ਕੁ ਬਲਵਾਨ _ਹਨ, (ਮੈਂ ਤਾਂ) ਕਾਲ 
ਦਾ ਵੀ ਕਾਲ ਲਿਆ _ਦਿਆਂਗਾ।੧੭੫੮। 
ਚੱਪਣ 

ਮੰਤਰੀ ਨੇ _`ਇਸ ਤਰ੍ਹਾਂ _ਜਰਾਸੰਧ ਨੂੰ ਕਹਿ _ਕੇ ਆਪਣੇ ਨਾਲ _ਬਹੁਤ _ਸਾਰੇ _ਵਜੰਤ੍ਰੀ 
ਲੈ _ਲਏ। _ (ਉਹ) ਮਾਰੂ _ਰਾਗ _ਵਜਾਉਂਦਾ _ਹੋਇਆ _ ਹਮਲਾਵਰ _ਹੋਇਆ ਅਤੇ _ ਬਾਰ੍ਹਾਂ 
ਅਛੋਹਣੀਆਂ _ਦਲ _ਨਾਲ _ਲੈ ਕੇ ਆਇਆ।੧੭੫੯। 
ਦੰਹਰਾ 

ਬਲਰਾਮ ਨੇ ਕ੍ਰਿਸ਼ਨ ਨੂੰ _ਕਿਹਾ-- (ਦਸੋ) ਹੁਣ ਕੀ ਉਪਾ ਕਰੀਏ? _ਸੁਮਤਿ ਮੰਤਰੀ 
ਪ੍ਰਬਲ _ਦਲ _ਲੈ ਕੇ ਯੁੱਧ-ਭੂਮੀ _ਵਿਚ _ਪਹੁੰਚ _ਗਿਆ _ਹੈ।੧੭੬0। 
ਡਰਨਾ 

ਤਦ ਕਿਸ਼ਨ ਨੇ _ਕਿਹਾ--ਹੇ _ਬਲਰਾਮ! _ਢਿਲ ਨੂੰ ਛਡ ਕੇ ਹਲ ਨੂੰ ਧਾਰਨ _ਕਰ। 
ਮੇਰੇ _ਨੇੜੇ _ਰਹੀਂ, _ਅਗੇ _ਪਿਛੇ _ਨ __ ਜਾਈਂ।੧੭੬੧। 


ਨਵੰਯਾ 


ਬਲਰਾਮ _ਹੱਥ _ਵਿਚ _ਧਨੁਸ਼ ਧਾਰਨ ਕਰ ਕੇ ਅਤੇ ਕ੍ਰੋਧਿਤ ਹੋਕੇ ਉਨ੍ਹਾਂ ਵਿਚ ਜਾ 
ਵੜਿਆ। ਉਸ ਥਾਂ ਤੇ ਅਨੇਕ ਵੀਰ ਯੋਧੇ ਮਾਰ ਦਿੱਤੇ ਹਨ ਅਤੇ _ਉਸ ਵੇਲੇ ਵੈਰੀ ਨਾਲ 
ਘੋਰ ਯੁੱਧ ਮਚਾਇਆ ਹੈ। ਜੇ _ਕੋਈ _ਬਲਰਾਮ ਨਾਲ ਆ ਕੇ ਲੜਿਆ ਹੈ, ਉਸ ਨੂੰ ਅਤਿ 


੫੬੪ 


ਸੀ _ਦਸਮ-ਗ੍ਰੰਥ _ਸਾਹਿਬ 


ਜੋ ਕੋਊ ਆਇ ਭਿਰਿਯੋ ਬਲਿ ਸਿਉ ਅਤਿ ਹੀ ਸੋਊ ਘਾਇਨ ਕੇ ਸੰਗ ਘਾਯੋ। 
ਮੂਰਛ ਭੂਮਿ ਗਿਰੇ ਭਟ ਝੂਮਿ ਰਹੇ ਰਨ ਮੈ ਤਿਹ" ਸਾਮੁਹੇ ਧਾਯੋ। ੧੭੬੨। 


ਕਾਨ੍ਹ ਕਮਾਨ ਲੀਏ ਕਰ ਮੈ ਰਨ ਮੈ ਜਬ ਕੇਹਰਿ ਜਿਉ ਭਭਕਾਰੇ। 
ਕੋ ਪੁਗਟਿਓ ਭਟ ਐਸੇ ਬਲੀ ਜਗਿ ਧੀਰ ਧਰੇ ਹਰਿ ਸੋ_ਰਨ ਪਾਰੇ। 
ਅਉਰ ਸੁ ਕਉਨ ਤਿਹੂੰ ਪੁਰ ਮੈ ਬਲਿ ਸ੍ਯਾਮ ਸਿਉ ਬੈਰ ਕੋ ਭਾਉ ਬਿਚਾਰੇ। 
ਜੋ ਹਠ ਕੈ ਕੋਊ ਜੁਧੁ ਕਰੈ ਸੁ ਮਰੈ ਪਲ ਮੈ ਜਮ ਲੋਕਿ ਸਿਧਾਰੇ। ੧੭੬੩। 


ਜਬ ਜੁਧੁ ਕੋ _ਸ੍ਯਾਮ ਜੂ ਰਾਮ ਚਢੇ ਤਬ ਕਉਨ ਬਲੀ ਰਨ ਧੀਰ ਧਰੈ। 
ਜੋਊ ਚਉਦਹ _ਲੋਕਨ ਕੋ ਪ੍ਰਤਿਪਾਲ ਨ੍ਰਿਪਾਲ ਸੁ ਬਾਲਕ _ਜਾਨਿ _ਲਰੈ। 
ਜਿਹ ਨਾਮ ਪ੍ਰਤਾਪ ਤੇ ਪਾਪ ਟਰੈ ਤਿਹ ਕੋ ਰਨ ਭੀਤਰ ਕਉਨ ਹਰੈ। 
ਮਿਲਿ ਆਪਸਿ ਮੈ ਸਬ ਲੋਕ ਕਹੈ ਰਿਪੁ ਸੈਧਿ ਜਰਾ ਬਿਨੁ ਆਈ ਮਰੈ। ੧੭੬੪। 


ਡਰਨਾ 
ਇਤ ਏ ਕਰਤ ਬਿਚਾਰਿ ਸੁਭਟ ਲੋਕ ਨ੍ਰਿਪ ਕਟਕ ਮੈ। 
ਉਤ ਬਲਿ _ਸਸਤੁ _ਸੰਭਾਰਿ ਧਾਇ ਪਰਿਓ _ਨਾਹਿਨ ਡਰਿਯੋ। _੧੭੬੫। 


ਹਾਵੀਯਾਂ 
ਮੂਸਲ ਲੈ ਮੁਸਲੀ ਕਰ ਮੈ ਅਰਿ ਕੋ ਪਲ ਮੈ ਦਲ ਪੁੰਜ ਹਰਿਓ ਹੈ। 
ਬੀਰ ਪਰੇ ਧਰਨੀ ਪਰ ਘਾਇਲ ਸੁਉਨਤ ਸਿਉ ਤਨ ਤਾਹਿ ਭਰਿਓ ਹੈ। 
ਤਾ ਛਬਿ ਕੋ ਜਸੁ ਉਚ ਮਹਾ ਮਨ ਬੀਚ ਬਿਚਾਰ ਕੈ ਸਯਾਮ ਕਰਿਓ ਹੈ। 
ਮਾਨਹੁ ਦੇਖਨ ਕਉ ਰਨ ਕਉਤੁਕ ਕ੍ਰੋਧ ਭਿਆਨਕ ਰੂਪ _ਧਰਿਓ ਹੈ। _੧੭੬੬। 


ਇਤ ਓਰ ਹਲਾਯੁਧ ਜੁਧੁ ਕਰੈ ਉਤ ਸੀ _ਗਰੜਧੁਜ ਕੋਪ ਭਰਿਓ ਹੈ। 
ਸਸਤ੍ਰ ਸੰਭਾਰਿ ਮੁਰਾਰਿ ਤਬੈ ਅਰਿ ਸੈਨ ਕੇ ਭੀਤਰ ਜਾਇ ਅਰਿਓ ਹੈ। 
ਮਾਰਿ ਬਿਦਾਰ ਦਏ ਦਲ ਕਉ ਰਨ ਯਾ ਬਿਧਿ ਚਿਤ੍ਰ ਬਚਿਤ੍ਰ ਕਰਿਓ ਹੈ। 
ਬਾਜ ਪੈ ਬਾਜ ਰਥੀ ਰਥ ਪੈ ਗਜ ਪੈ ਗਜ ਸ੍ਹਾਰ ਪੈ ਸਹਾਰ ਪਰਿਓ ਹੈ। ੧੭੬੭। 


ਏਕ ਕਟੇ ਅਧ ਬੀਚਹੁੰ ਤੇ ਭਟ ਏਕਨ ਕੇ ਸਿਰ ਕਾਟਿ ਗਿਰਾਏ। 
ਏਕ ਕੀਏ ਬਿਰਥੀ ਤਬ ਹੀ ਗਿਰ ਭੂਮਿ ਪਰੇ ਸੈਗਿ ਬਾਨਨ ਘਾਏ। 
ਏਕ ਕੀਏ ਕਰ _ਹੀਨ ਬਲੀ ਪਗ ਹੀਨ ਕਿਤੇ ਗਨਤੀ ਨਹਿ ਆਏ। 
ਸ੍ਯਾਮ ਭਨੈ ਕਿਨ ਹੂੰ ਨਹੀ ਧੀਰ ਧਰਿਓ ਤਬ ਹੀ ਰਨ ਛਾਡਿ ਪਰਾਏ। ੧੭੬੮। 


ਕ੍ਰਿਸਨਾਵਤਾਰ ੫੬੫ 


ਦੇ) ਸਾਹਮਣੇ ਭਜ ਕੇ ਆਏ ਹਨ।੧੭੬੨। 

ਸੀ ਕ੍ਰਿਸ਼ਨ ਹੱਥ ਵਿਚ ਕਮਾਨ ਲੈ ਕੇ ਜਦ ਸ਼ੇਰ ਵਾਂਗ _ਭਬਕ _ਮਾਰਦਾ ਹੈ, _(ਤਦ) 
ਕਿਹੜਾ _ਅਜਿਹਾ _ਬਲੀ ਸੂਰਮਾ _ਜਗਤ _ਵਿਚ ਪਰਗਟ _ਹੋਇਆ ਹੈ, (ਜੋ) _ਧੀਰਜ _ਧਾਰਨ 
ਕਰ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ _ਮਚਾਏ। _ਹੋਰ ਕੌਣ ਹੈ ਤਿੰਨਾਂ ਲੋਕਾਂ ਵਿਚ (ਜੋ) ਕ੍ਰਿਸ਼ਨ 
ਅਤੇ _ਬਲਰਾਮ _ਨਾਲ ਵੈਰ ਦੇ ਭਾਵ ਨੂੰ ਵਿਚਾਰੇ। ਜੋ ਕੋਈ _ਹਠ ਪੂਰਵਕ _ਯੁੱਧ _ਕਰੇਗਾ, 
ਉਹ _ਪਲ _ਵਿਚ _ਮਰ ਕੇ ਯਮ ਲੋਕ ਚਲਾ ਜਾਏਗਾ।੧੭੬੩। 

ਜਦ ਸ੍ਰੀ ਕ੍ਰਿਸ਼ਨ ਅਤੇ _ਬਲਰਾਮ _ ਯੁੱਧ _ਲਈ _ਪੁਸਥਾਨ _ਕਰਦੇ ਹਨ _ਤਦ ਕੌਣ 


<. ੧੪ %- 


ਕਰ ਸਕਦਾ ਹੈ। ਜੋ ਚੌਦਾਂ ਲੋਕਾਂ ਦੀ 


੭ਆਰਣਾ 


ਨਹੀ” _ਹੈ।੧੭੬੫। 
ਨਾਵੰਯਾ 
ਬਲਰਾਮ ਨੇ ਹੱਥ _ਵਿਚ ਮੂਸਲ ਲੈ ਕੇ ਵੈਰੀ ਦੇ ਦਲਾਂ ਦੇ 


ਇਧਰੋਂ _ਬਲਰਾਮ ਯੁੱਧ _ਕਰਦਾ ਹੈ, ਉਧਰ ਸ੍ਰੀ ਕ੍ਰਿਸ਼ਨ ਕ੍ਰੋਧ ਨਾਲ ਭਰੇ ਹੋਏ _ਹਨ। 
ਉਸੇ ਵੇਲੇ ਸੀ ਕ੍ਰਿਸ਼ਨ ਸ਼ਸਤੁ ਸੰਭਾਲ ਕੇ ਵੈਰੀ ਦੀ ਸੈਨਾ ਵਿਚ ਜਾ ਡਟੇ ਹਨ ਅਤੇ ਵੈਰੀ 
ਦਲ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ। ਯੁੱਧ ਇਸ ਢੰਗ (ਨਾਲ ਕੀਤਾ ਹੈ ਕਿ ਯੁੱਧ 


ਦੀ) ਵਿਚਿਤ _ਤਸਵੀਰਕਸ਼ੀ ਕਰ ਦਿੱਤੀ ਹੈ। ਘੋੜੇ ਉਤੇ ਘੋੜਾ, ਰਥ ਉਤੇ ਰਥ ਅਤੇ ਹਾਥੀ 


ਚ = = 


ਪ੬੬ 


ਸੀ _ਦਸਮ-ਗ੍ਰੰਥ _ਸਾਹਿਬ 


ਜਾ ਦਲ ਜੀਤ ਲਯੋ _ਸਿਗਰੇ ਜਗੁ ਅਉਰ ਕਹੂੰ ਰਨ ਤੇ ਨਹੀ ਹਾਰਿਓ। 
ਇੰਦੂ ਸੇ ਭੂਪ ਅਨੇਕ ਮਿਲੇ ਤਿਨ ਤੇ ਕਬ ਹੂੰ ਨਹੀ ਜਾ ਪਗੁ ਟਾਰਿਓ। 
ਸੋ _ਘਨਿ ਸ੍ਯਾਮ ਭਜਾਇ ਦੀਯੋ ਪਲ ਮੈ ਨ ਕਿਨੂੰ ਧਨੁ ਬਾਨ _ਸੰਭਾਰਿਓ। 
ਦੇਵ ਅਦੇਵ ਕਰੈ ਉਪਮਾ ਇਮ ਸ੍ਰੀ _ਜਦੁਬੀਰ ਬਡੋ ਰਨ _ਪਾਰਿਓ। ੧੭੬੯। 


ਦੰਹਰਾ 
ਦੂ _ਅਛੂਹਨੀ ਸੈਨ _ਰਨਿ ਦਈ ਸ੍ਯਾਮ ਜਬ _ਘਾਇ। 
ਮੌਤ੍ਰੀ ਸੁਮਤਿ ਸਮੇਤ _ਦਲੂ ਕੋਪ ਪਰਿਓ _ਅਰਰਾਇ। _੧੭੭0। 
ਹਾਵੀਯਾਂ 
ਧਾਇ ਪਰੇ ਕਰਿ ਕੋਪ ਤਬੈ ਭਟ ਦੈ ਮੁਖ ਢਾਲ ਲਏ ਕਰਵਾਰੈ। 
ਸਾਮੁਹੇ ਆਇ ਹਠੀ ਹਠਿ ਸਿਉ ਘਨਿ ਸ੍ਯਾਮ ਕਹਾ ਇਹ ਭਾਤਿ ਹਕਾਰੈ। 
ਮੂਸਲ ਚਕ੍ਰ ਗਦਾ ਗਹਿ ਕੈ ਸੁ ਹਤੈ ਹਰਿ ਕੌਚ ਉਠੈ ਚਿਨਗਾਰੈ। 
ਮਾਨੋ ਲੁਹਾਰ ਲੀਏ ਘਨ _ਹਾਥਨ ਲੋਹ ਕਰੇਰੇ ਕੋ ਕਾਮ _ਸਵਾਰੈ। _੧੭੭੧। 


ਤਉ ਲਗ ਹੀ ਬਰਮਾਕ੍ਰਿਤ ਉਧਵ ਆਏ ਹੈ ਸ੍ਯਾਮ ਸਹਾਇ ਕੇ _ਕਾਰਨ। 
ਅਉਰ _ਅਕੂਰ ਲਏ ਸੰਗ ਜਾਦਵ ਧਾਇ ਪਰਿਓ ਅਰ _ਬੀਰ _ਬਿਦਾਰਨ। 
ਸਸਤ੍ਰ _ਸੈਭਾਰਿ ਸਭੈ ਅਪੁਨੇ ਕਬਿ _ਸ੍ਯਾਮ ਕਹੈ ਮੁਖ ਮਾਰਿ _ਉਚਾਰਨ। 
ਓਰ ਦੁਹੂੰ ਅਤਿ ਜੁਧੁ ਭਯੋ ਸੁ ਗਦਾ ਬਰਛੀ _ਕਰਵਾਰਿ _ਕਟਾਰਨ। _੧੭੭੨। 


ਆਵਤ ਹੀ ਬਰਮਾਕ੍ਰਿਤ ਜੂ ਅਰਿ ਸੈਨਹੁ ਤੇ ਸੁ ਘਨੇ ਭਟ ਕੂਟੇ। 
ਏਕ ਪਰੇ _ਬਿਬ ਖੰਡ ਤਹੀ ਅਰਿ ਏਕ ਗਿਰੇ ਧਰ ਪੈ ਸਿਰ ਫੂਟੇ। 

ਏਕ ਮਹਾ ਬਲਵਾਨ _ਕਮਾਨਨ _ਤਾਨਿ _ਚਲਾਵਤ ਇਉ ਸਰ ਛੂਟੇ। 
ਕਾਜ ਬਸੇਰੇ ਕੇ ਰੈਨ ਸਮੇ ਮਧਿਆਨ ਮਨੋ _ਤਰੁ ਪੈ ਖਗ ਟੂਟੇ। ੧੭੭੩। 


ਏਕ _ਕਬੰਧ ਲੀਏ ਕਰਵਾਰਿ ਫਿਰੈ ਰਨ ਭੂਮਿ ਕੇ ਭੀਤਰ _ਡੋਲਤ। 
ਧਾਇ ਪਰੈ ਤਿਹ ਓਰ ਬਲੀ ਭਟ ਜੋ ਤਿਹ ਕੋ ਲਲਕਾਰ ਕੈ ਬੋਲਤ। 
ਏਕ ਪਰੇ ਗਿਰ ਪਾਇ ਕਟੇ ਉਠਬੇ ਕਹੁ _ਬਾਹਨ ਕੋ ਬਲੁ ਤੋਲਤ। 


ਏਕ ਕਟੀ ਭੁਜ ਯੌ _ਤਰਫੈ ਜਲ ਹੀਨ ਜਿਉ ਮੀਨ ਪਰਿਓ ਝਕਝੋਲਤ। _੧੭੭੪। 


ਏਕ _ਕਬੰਧ ਬਿਨਾ ਹਥਿਆਰਨ ਰਾਮ ਕਹੈ ਰਨ ਮਧਿ ਦਉਰੈ। 
ਸੁੰਡਨ ਤੇ ਗਜ ਰਾਜਨ ਕੋ ਗਹਿ ਕੈ ਕਰਿ ਕੈ ਬਲ ਸੋ ਝਕਝੋਰੈ। 
ਭੂਮਿ ਗਿਰੇ ਮਿਤਿ ਅਸ੍ਹਨ ਕੀ ਦੁਹੂੰ ਹਾਥਨ ਸੋ ਗਹਿ ਗ੍ਰੀਵ ਮਰੋਰੈ। 
ਸ੍ਯੰਦਨ ਕੇ ਅਸਵਾਰਨ ਕੇ ਸਿਰ ਏਕ ਚਪੇਟ ਹੀ ਕੇ ਸੈਗਿ _ਤੋਰੈ। ੧੭੭੫। 


ਕ੍ਰਿਸਨਾਵਤਾਰ ੫੬੭ 


ਹਨ।੧੭੬੯। 
ਦੰਹਰਾ 

ਜਦ ਸ੍ਰੀ ਕ੍ਰਿਸ਼ਨ ਨੇ ਦੋ ਅਛੋਹਣੀ ਸੈਨਾ ਰਣ ਵਿਚ ਮਾਰ ਦਿੱਤੀ, (ਤਦ) ਸੁਮਤਿ 
ਮੰਤਰੀ _ਦਲ _ਸਮੇਤ ਕ੍ਰੋਧ ਕਰ _ਕੇ ਅਰੜਾ ਕੇ ਪੈ ਗਿਆ।੧੭੭0। 
ਹਵੀਯਾਂ 

ਉਸ ਵੇਲੇ ਯੋਧੇ ਕ੍ਰੋਧ ਕਰ ਕੇ ਪੈ ਗਏ (ਜਿਨ੍ਹਾਂ ਨੇ) ਮੂੰਹ ਉਤੇ ਢਾਲਾਂ _ਅਤੇ ਹੱਥ 
ਵਿਚ ਤਲਵਾਰਾਂ ਲਈਆਂ _ਹੋਈਆਂ _ਸਨ। _ਹਠੀ ਸੂਰਮੇ _ਹਠ ਪੂਰਵਕ _ਸਾਹਮਣਿਓਂ ਆ ਗਏ 


ਹਨ ਅਤੇ (ਮੂੰਹ ਤੋਂ) ਇਸ ਤਰ੍ਹਾਂ ਬੋਲਦੇ _ਹਨ--'ਕ੍ਰਿਸ਼ਨ ਕਿਥੇ ਹੈ?”। _ਮੂਸਲ, _ਚੌਕਰ ਅਤੇ 
ਗਦਾ ਫੜ ਕੇ ਸ੍ਰੀ ਕ੍ਰਿਸ਼ਨ ਦੇ ਕਵਚ ਉਤੇ ਮਾਰਦੇ ਹਨ (ਅਤੇ ਉਸ ਵਿਚੋਂ) _ਚਿਣਗਾਂ 
ਨਿਕਲਦੀਆਂ । (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੁਹਾਰ ਹੌਥ ਵਿਚ _ਵਦਾਨ ਲੈ ਕੇ ਕਠੋਰ 


ਹਨ 
ਲੋਹੇ ਨੂੰ ਕੰਮ _ਲਈ _ ਸੈਵਾਰ _ਰਹੇ __ ਹਨ।੧੭੭੧। 

ਉਦੋਂ ਤਕ _ਬਰਮਾਕ੍ਰਿਤ _ਅਤੇ _ਊਧਵ ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਆ ਗਏ 
ਹਨ ਅਤੇ ਅਕੂਰ ਹੋਰ _ਯਾਦਵਾਂ ਨੂੰ ਨਾਲ ਲੈ ਕੇ ਵੈਰੀਆਂ ਨੂੰ ਨਸ਼ਟ ਕਰਨ ਲਈ ਧਾ ਕੇ 
ਪੈ ਗਿਆ ਹੈ। ਕਵੀ ਸ਼ਿਆਮ _ਕਹਿੰਦੇ ਹਨ, _ਸਾਰੇ ਸੂਰਮੇ ਆਪਣੇ ਸ਼ਸਤ੍ਰ _ਸੰਭਾਲ ਕੇ ਮੂੰਹ 
ਤੋਂ ਮਾਰੋ-ਮਾਰੋ__ਪੁਕਾਰਦੇ _ਹਨ। _ਦੋਹਾਂ _ਪਾਸਿਆਂ ਤੋਂ _ਗਦਾ, ਬਰਛੀ, _ਤਲਵਾਰ _ਅਤੇ _ਕਟਾਰ 
(ਆਦਿ _ ਸ਼ਸਤ੍ਰਾਂ) _ਦਾ _ ਤਕੜਾ _ ਯੁੱਧ _ਹੋਇਆ _ਹੈ।੧੭੭੨। 


ਧਰਤੀ ਉਤੇ _ਡਿਗੇ _ਪਏ । ਇਕ ਮਹਾ ਬਲਵਾਨ _ਕਮਾਨਾਂ ਨੂੰ ਕਸ _ਕੇ ਚਲਾਉਂਦੇ ਹਨ 
ਅਤੇ _ਇਸ _ਤਰ੍ਹਾਂ ਬਾਣ _ਛੁਟਦੇ ਹਨ, ਮਾਨੋ ਰੈਣ _ਬਸੇਰੇ ਲਈ ਪੰਛੀ _ਆਕਾਸ਼ _(ਮਧਿਆਨ”) 
ਤੋਂ ਬ੍ਰਿਛ ਉਤੇ ਟੁਟ ਕੇ ਪੈ ਗਏ ਹੋਣ।੧੭੭੩। 

ਇਕਨਾਂ _ਦੇ _ਧੜ (ਹੱਥ _ਵਿਚ) ਤਲਵਾਰਾਂ ਲੈ ਕੇ _ਰਣ-ਭੂਮੀ _ਵਿਚ _ਭਜੇ ਫਿਰਦੇ 
ਹਨ। ਜੋ ਕੋਈ ਉਨ੍ਹਾਂ ਨੂੰ _ਲਲਕਾਰਾ ਮਾਰ ਕੇ ਬੋਲਦਾ ਹੈ (ਤਾਂ) ਉਹ _ਬਲਵਾਨ ਯੋਧੇ _ਉਸ 
ਵਲ ਟੁਟ ਕੇ ਪੈ ਜਾਂਦੇ ਹਨ। ਇਕ ਪੈਰ ਕਟੇ ਜਾਣ ਕਰ ਕੇ _ਡਿਗੇ ਪਏ ਹਨ ਅਤੇ ਉਠਣ 
ਲਈ ਬਾਂਹਵਾਂ ਦਾ ਜ਼ੋਰ ਲਗਾਉਂਦੇ ਹਨ। _ਇਕ (ਥਾਂ ਉਤੇ) ਕਟੀ ਹੋਈ ਬਾਂਹ ਇੰਜ ਤੜਫ 
ਰਹੀ ਹੈ ਜਿਵੇਂ ਜਲ ਤੋਂ ਬਿਨਾ _(ਨਿਰੇ _ਚਿਕੜ ਨੂੰ) _ਮੌਛਲੀ _ਰਿੜਕਦੀ _ਹੈ।੧੭੭੪। 


(ਕਵੀ) ਰਾਮ ਕਹਿੰਦੇ ਹਨ, ਇਕ _ਧੜ ਬਿਨਾ ਹਥਿਆਰਾਂ ਦੇ _ਰਣ-ਖੇਤਰ ਵਿਚ 
ਦੌੜੀ ਫਿਰਦੇ ਹਨ। ਸੁੰਡਾਂ ਤੋਂ ਵੱਡੇ ਹਾਥੀਆਂ ਨੂੰ ਪਕੜ ਕੇ ਹੱਥਾਂ ਦੇ ਜ਼ੋਰ ਨਾਲ ਝਕਝੋਰ ਦਿੰਦੇ 
ਹਨ। _ਧਰਤੀ ਉਤੇ ਮਾਰੇ ਪਏ ਘੋੜਿਆਂ ਦੀਆਂ _ਗਰਦਨਾਂ ਨੂੰ ਦੋਹਾਂ ਹੱਥਾਂ ਨਾਲ ਮਰੋੜ ਦਿੰਦੇ 
ਹਨ। _ਰਥਾਂ ਦੇ ਸਵਾਰਾਂ ਦੇ ਸਿਰਾਂ ਨੂੰ ਇਕੋ ਹੀ ਚਪੇੜ _ਨਾਲ ਤੋੜ ਦਿੰਦੇ ਹਨ।੧੭੭੫। 


ਪ੬੮ 


ਸੀ _ਦਸਮ-ਗ੍ਰੰਥ _ਸਾਹਿਬ 


ਕੂਦਤ ਹੈ ਰਨ ਮੈ ਭਟ ਏਕ ਕੁਲਾਚਨ ਦੈ ਕਰਿ ਜੁਧੁ ਕਰੈ। 

ਇਕ ਬਾਨ ਕਮਾਨ ਕ੍ਰਿਪਾਨਨ ਤੇ ਕਬਿ ਰਾਮ ਕਹੈ ਨ ਰਤੀ ਕੁ ਡਰੈ। 

ਇਕ ਕਾਇਰ ਤ੍ਰਾਸ ਬਢਾਇ ਚਿਤੈ ਰਨ ਭੂਮਿ ਹੂੰ ਤੇ ਤਜ ਸਸਤ੍ਰ ਟਰੈ। 

ਇਕ ਲਾਜ ਭਰੇ ਪੁਨਿ ਆਇ ਅਰੈ ਲਰਿ ਕੈ ਮਰ ਕੈ ਗਿਰਿ ਭੂਮਿ ਪਰੈ। ੧੭੭੬। 


ਬ੍ਰਿਜ ਭੂਖਨ ਚਕ੍ਰ _ਸੰਭਾਰਤ ਹੀ ਤਬ ਹੀ ਦਲੁ ਬੈਰਨ ਕੇ ਧਸਿ ਕੈ। 

ਬਿਨੁ ਪ੍ਰਾਨ ਕੀਏ ਬਲਵਾਨ ਘਨੇ ਕਬਿ ਸ੍ਯਾਮ ਭਨੈ ਸੁ ਕਛੂ ਹਸਿ ਕੈ। 
ਇਕ ਚੂਰਨ ਕੀਨ ਗਦਾ ਗਹਿ ਕੈ ਇਕ ਪਾਸ ਕੇ ਸੰਗ ਲੀਏ ਕਸਿ ਕੈ। 
ਜਦੁਬੀਰ ਅਯੋਧਨ ਮੈ ਬਲ ਕੈ ਅਰਿ ਬੀਰ ਲੀਏ ਸਬ ਹੀ ਬਸਿ ਕੈ। ੧੭੭੭। 


ਬਲ ਭਦੂ ਇਤੇ ਬਹੁ ਬੀਰ ਹਨੇ ਬ੍ਰਿਜਨਾਥ ਉਤੈ ਬਹੁ ਸੂਰ ਸੰਘਾਰੇ। 
ਜੋ ਸਭ ਜੀਤ ਫਿਰੇ ਜਗ ਕਉ ਅਰੁ ਗਾਢ ਪਰੀ ਨ੍ਰਿਪ ਕਾਮ ਸਵਾਰੇ। 
ਤੇ ਘਨਿ ਸ੍ਯਾਮ ਅਯੋਧਨ ਮੈ ਬਿਨੁ ਪ੍ਰਾਨ ਕੀਏ ਅਰਿ ਭੂ ਪਰ ਡਾਰੇ। 
ਇਉ ਉਪਮਾ ਉਪਜੀ _ਜੀਯ ਮੈ _ਕਦਲੀ ਮਨੋ _ਪਉਨ ਪੁਚੰਡ _ਉਖਾਰੇ। _੧੭੭੮। 


ਜੋ ਰਨ ਮੰਡਨ ਸ੍ਯਾਮ ਕੇ ਸੈਗਿ ਭਲੇ ਨ੍ਰਿਪ _ਧਾਮਨ ਕਉ ਤਜਿ ਧਾਏ। 


ਰੁ 
ਡੇ 
ਰੈ 
ਿ 

ਸ 

੍ 


ਜਦੁਬੀਰ ਕਉ ਦੇਖਨ ਚਉਪ ਚੜੇ _ਲਰਬੇ _ਕਹੁ _ਧਾਵਤ। ੧੭੮0) 


ਸ੍ਰੀ ਬ੍ਰਿਜਨਾਥ ਤਬੈ ਤਿਨ ਹੀ ਧਨੁ ਤਾਨ ਕੈ ਬਾਨ ਸਮੂਹ _ਚਲਾਵਤ। 
ਆਇ ਲਗੈ ਭਟ ਏਕਨ ਕਉ ਨਟ ਸਾਲ ਭਏ ਮਨ ਮੈ ਦੁਖੁ ਪਾਵਤ। 
ਏਕ ਤੁਰੰਗਨ ਕੀ ਭੁਜ ਬਾਨ ਲਗੈ ਅਤਿ ਰਾਮ ਮਹਾ ਛਬਿ ਪਾਵਤ। 
ਸਾਲ ਮੁਨੀਸ੍ਹੂਰ ਕਾਟੇ ਹੁਤੇ ਬ੍ਰਿਜਰਾਜ ਮਨੋ ਤਿਹ ਪੰਖ _ਬਨਾਵਤ। _੧੭੮੧। 


ਜਪਣ 
ਤਬ ਸਭ ਸਤ੍ਰ ਕੋਪ ਮਨਿ ਭਰੇ। ਘੇਰ ਲਯੋ ਹਰਿ ਨੈਕੁ ਨ ਡਰੇ। 
ਬਿਬਿਧਾਯੂਧ ਲੈ ਆਹਵ ਕਰੈ। ਮਾਰ ਮਾਰ ਮੁਖ ਤੇ ਉਚਰੈ। ੧੭੮੨। 


ਕ੍ਰਿਸਨਾਵਤਾਰ ੫੬੯ 


ਲਈ ਹੌਵੇ।੧੭੭੯ 


ਕ੍ਰਿਸ਼ਨ ਦੇ _ਬਾਣਾਂ ਅਤੇ ਚੱਕਰਾਂ ਦੇ _ਛੁਟਦਿਆਂ ਹੀ ਉਹ ਹੈਰਾਨ ਹੋ ਕੇ ਰਥਾਂ ਦੇ 
ਹਨ 


ਚੱਕਰਾਂ (ਪਹੀਏ) _ਨੂੰ _ਘੁੰਮਾਉਂਦੇ (ਅਰਥਾਤ _ ਪਿਛੇ _ਨੂੰ _ਮੌੜਦੇ _ਹਨ)। ਕਈ _ਇਕ 

ਬਲਵਾਨ _ਸੂਰਮੇ _ਕੁਲ _ਦੀ _ਲਾਜ _ਰਖਦੇ ਹੋਇਆਂ ਦ੍ਰਿੜ੍ਹਤਾ ਪੂਰਵਕ ਸ੍ਰੀ ਕ੍ਰਿਸ਼ਨ ਨਾਲ ਯੁੱਧ 

ਮਚਾਉਂਦੇ _ਹਨ। ਹੋਰ _ਵੀ ਕਈ ਵੱਡੇ ਰਾਜੇ ਰਾਜਾ _(ਜਰਾਸੈਧ) ਦੀ ਆਗਿਆ ਲੈ ਕੇ ਚਲੇ 

ਆਉਂਦੇ _ਹਨ ਮਾਰਦੇ _ਹਨ। ਕਈ ਬਲਵਾਨ ਯੋਧੇ ਸੀ ਕ੍ਰਿਸ਼ਨ ਨੁੰ ਵੇਖਣ ਦੇ 
ਚੜ੍ਹੇ ਆਉਂਦੇ _ਹਨ।੧੭੮0। 


ਕੁ ਉਸੇ ਸਮੇਂ _ਧਨੁਸ਼ ਨੂੰ ਕਸ ਕੇ ਬਾਣਾਂ ਦੇ ਸਮੂਹ ਚਲਾਉਂਦੇ ਹਨ। (ਉਹ 
ਤੀਰ) ਕਈਆਂ ਯੋਧਿਆਂ ਨੂੰ ਆ ਕੇ ਲਗਦੇ ਹਨ ਅਤੇ (ਉਹ) ਨਟਸ਼ਾਲਾ (ਦੇ ਨਟਾਂ ਵਾਂਗ 
) ਹੋਏ ਮਨ ਵਿਚ ਬਹੁਤ ਦੁਖ ਪਾਉਂਦੇ _ਹਨ। _ਕਈਆਂ ਘੋੜਿਆਂ ਦੀਆਂ 
ਵਿਚ ਬਾਣ _ਲਗੇ ਹੋਏ _ਹਨ ਅਤੇ (ਕਵੀ) ਰਾਮ (ਕਹਿੰਦੇ ਹਨ, ਉਹ) 
ਰਹੇ ਸਨ, ਮਾਨੋ “ਸਾਲ” (ਸਾਲਿਹੋਤ੍) ਮੁਨੀ ਨੇ (ਘੋੜਿਆਂ ਦੇ ਜੋ ਖੰਭ) ਕਟੇ 
ਸ੍ਰੀ ਕ੍ਰਿਸ਼ਨ _ਨੇ (ਫਿਰ) ਬਣਾ ਦਿੱਤੇ _ਹੋਣ।੧੭੮੧। 


ਬਿਲਕੁਲ _ਡਰੇ ਨਹੀਂ _ਹਨ। _ਵਿਵਿਧ ਪੁਕਾਰ ਦੇ ਹਥਿਆਰ _ਲੈ 
ਮੂੰਹੋਂ _ਮਾਰੋ-ਮਾਰੋ ਪੁਕਾਰ _ਰਹੇ _ਹਨ।੧੭੮੨। 


€%੭ ॥੨੧੨ 


੫੭0 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੀਯਾਂ 
ਕੁਧਤ ਸਿੰਘ ਕ੍ਰਿਪਾਨ ਸੰਭਾਰ ਕੈ ਸਯਾਮ ਕੈ ਸਾਮੁਹੇ ਟੇਰਿ ਉਚਾਰਿਓ। 
ਕੇਸ ਗਹੇ ਖੜਗੇਸ ਬਲੀ ਜਬ ਛਾਡਿ ਦਯੋ ਤਬ _ਚਕੂ _ਸੰਭਾਰਿਓ। 
ਗੋਰਸ ਖਾਤ ਗ੍ਰਾਰਿਨ ਵੈ ਦਿਨ ਭੂਲ ਗਏ ਅਬ ਜੁਧ _ਬਿਚਾਰਿਓ। 
ਸ੍ਯਾਮ _ਭਨੈ _ਜਦੁਬੀਰ ਕਉ ਮਾਨਹੁ _ਬੈਨਨ _ਬਾਨਨ ਕੈ ਸੈਗਿ _ਮਾਰਿਓ। ੧੭੮੩। 


ਇਉ ਸੁਨ ਕੈ ਬਤੀਯਾ ਬ੍ਰਿਜ ਨਾਇਕ ਕੋਪ ਕੀਓ ਕਰਿ ਚਕੂ _ਸੰਭਾਰਿਯੋ। 
ਨੈਕੁ ਭੁਮਾਇ ਕੈ ਪਾਨ ਬਿਖੈ ਬਲਿ ਕੈ ਅਰਿ ਗ੍ਰੀਵ ਕੇ ਊਪਰ ਡਾਰਿਯੋ। 
ਲਾਗਤ ਸੀਸੁ _ਕਟਿਯੋ ਤਿਹ ਕੋ ਗਿਰ ਭੂਮਿ ਪਰਿਯੋ ਜਸੁ ਸਿਆਮ ਉਚਾਰਿਯੋ। 
ਤਾਰ ਕੁੰਭਾਰ ਲੈ ਹਾਥ ਬਿਖੈ ਮਨੋ ਚਾਕ ਕੇ ਕੁੰਭ ਤੁਰੰਤ ਉਤਾਰਿਯੋ। ੧੭੮੪। 


ਜੁਧ ਕੀਓ ਬ੍ਰਿਜਨਾਥ ਕੈ ਸਾਥ ਸੁ ਸਤ੍ਹ ਬਿਦਾਰ ਕਹੈ ਜਗ ਜਾ _ਕਉ। 

ਜਾ ਦਸ ਹੂੰ ਦਿਸ ਜੀਤ ਲਈ ਛਿਨ ਮੈ ਬਿਨੁ ਪ੍ਰਾਨ ਕੀਓ ਹਰਿ ਤਾ ਕਉ। 
ਜੋਤਿ ਮਿਲੀ ਤਿਹ ਕੀ ਪ੍ਰਭੁ ਸਿਉ ਜਿਮ ਦੀਪਕ ਕ੍ਰਾਤਿ ਮਿਲੈ ਰਵਿ ਭਾ ਕਉ। 
ਸੂਰਜ ਮੰਡਲ ਛੇਦ ਕੈ ਭੇਦ ਕੈ ਪ੍ਰਾਨ ਗਏ ਹਰਿ ਧਾਮ ਦਸਾ ਕਉ। ੧੭੮੫। 


ਸਤ੍ਹ _ਬਿਦਾਰ ਹਨਿਓ ਜਬ ਹੀ ਤਬ ਸ੍ਰੀ ਬ੍ਰਿਜ ਭੂਖਨ ਕੋਪ ਭਰਿਯੋ _ਹੈ। 
ਸ੍ਯਾਮ ਭਨੇ ਤਜਿ ਕੈ ਸਬ ਸੰਕ ਨਿਸੰਕ ਹੁਇ ਬੈਰਨ ਮਾਝ ਪਰਿਯੋ _ਹੈ। 
ਭੈਰਵ ਭੂਪ ਸਿਉ ਜੁਧ ਕੀਓ ਸੁ ਵਹੈ ਛਿਨ ਮੈ ਬਿਨੁ ਪ੍ਰਾਨ ਕਰਿਯੋ ਹੈ। 
ਭੂਮਿ ਗਿਰਿਯੋ ਰਥ ਤੇ ਇਹ ਭਾਤਿ ਮਨੋ ਨਭ ਤੇ ਗ੍ਰਹ ਟੂਟਿ ਪਰਿਯੋ ਹੈ। ੧੭੮੬ 


ਓਠਨ ਆਖਨ ਕਾਗ ਸੁ _ਚੋਚਨ ਸਿਉ ਟਕ ਟੋਲਤ। 
ਉਰਿ _ਆਤਨ ਕੋ _ਕਢਿ ਜੋਗਨਿ _ਹਾਥਨ ਸਿਉ ਝਕਝੋਲਤ। _੧੭੮੭। 


ਮਾਨ ਭਰੇ ਅਸਿ ਪਾਨਿ ਧਰੇ ਚਹੂੰ ਓਰਨ ਤੇ ਬਹੁਰੋ ਅਰਿ ਆਏ। 

ਸੂਰੀ ਜਦੁਬੀਰ ਕੇ ਬੀਰ ਜਿਤੇ ਕਬਿ ਸ੍ਯਾਮ ਕਹੈ ਇਤ ਤੇ ਤੇਊ ਧਾਏ। 

ਬਾਨਨ _ਸੈਥਿਨ ਅਉ ਕਰਵਾਰਿ _ਹਕਾਰਿ _ਹਕਾਰਿ ਪੁਹਾਰ ਲਗਾਏ। 

ਆਇ ਖਏ ਇਕ ਜੀਤ ਲਏ ਇਕ ਭਾਜਿ ਗਏ ਇਕ ਮਾਰਿ ਗਿਰਾਏ। ੧੭੮੮। 


ਕ੍ਰਿਸਨਾਵਤਾਰ ੫੭੧ 


ਮਾਵੀਲ” 

ਕੁੱਧਤ ਸਿੰਘ ਨੇ ਕ੍ਰਿਪਾਨ ਨੂੰ ਸੰਭਾਲ ਕੇ ਅਤੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਹੋ ਕੇ ਵੰਗਾਰ 
ਕੇ _ਕਿਹਾ--ਬਲਵਾਨ _ਖੜਗ _ਸਿੰਘ ਨੇ (ਤੈਨੂੰ) ਕੇਸਾਂ ਤੋਂ _ਪਕੜ _ਲਿਆ _ਸੀ, _ਪਰ _ ਜਦੋਂ 
ਛਡਿਆ ਸੀ ਤਾਂ (ਤੂੰ ਫਿਰ) ਚੱਕਰ ਸੰਭਾਲ ਲਿਆ _ਸੀ। (ਜਦੋਂ ਤੂੰ) _ਗਵਾਲਿਆਂ ਕੋਲੋਂ ਦੁੱਧ- 
ਮੱਖਣ _ਆਦਿ ਲੈ ਕੇ ਖਾਉਂਦਾ ਸੀ, ਉਹ _ਦਿਨ (ਤੈਨੂੰ) ਭੁਲ ਗਏ _ਹਨ ਅਤੇ ਹੁਣ ਯੁੱਧ 
ਕਰਨ ਦਾ ਵਿਚਾਰ _ਕਰਦਾ ਹੈੱ। (ਕਵੀ) ਸ਼ਿਆਮ ਕਹਿੰਦੇ ਹਨ, ਮਾਨੋ (ਉਸ ਕੁੱਧਤ ਸਿੰਘ 
ਨੇ) ਸੁ ਕ੍ਰਿਸ਼ਨ ਨੂੰ ਬੋਲਾਂ ਦੇ ਤੀਰਾਂ ਨਾਲ ਮਾਰ ਦਿੱਤਾ _ਹੋਵੇ।੧੭੮੩। ___ 


ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕੀਤਾ _ਅਤੇ _ਹੱਥ _ਵਿਚ 
ਸੁਦਰਸ਼ਨ ਚੱਕਰ ਧਾਰਨ _ਕਰ _ਲਿਆ। ਹੱਥ ਵਿਚ ਥੋੜਾ ਘੁੰਮਾ ਕੇ, ਫਿਰ ਬਹੁਤ ਜ਼ੋਰ _ਨਾਲ 
(ਵੈਰੀ ਦੀ) ਗਰਦਨ _ ਉਪਰ _ ਵਗਾ _ਮਾਰਿਆ। _ਲਗਦਿਆਂ ਹੀ _ਉਸ ਦਾ ਸਿਰ ਕਟਿਆ 
ਗਿਆ ਅਤੇ ਭੂਮੀ ਉਤੇ ਡਿਗ _ਪਿਆ। (ਉਸ ਦੀ) ਉਪਮਾ (ਕਵੀ) ਸ਼ਿਆਮ ਨੇ ਇਸ ਤਰ੍ਹਾਂ 
ਕਹੀ ਹੈ, ਮਾਨੋ ਕੁੰਮਿਹਾਰ ਨੇ ਹੱਥ _ਵਿਚ ਤਾਰ ਲੈ ਕੇ ਚੌਕ ਉਪਰੋਂ ਤੁਰਤ ਘੜਾ ਉਤਾਰ 
ਦਿੱਤਾ ਹੋਵੇ।੧੭੮੪। 

(ਫਿਰ) ਸੀ ਕ੍ਰਿਸ਼ਨ ਨਾਲ ਜਗਤ _ਵਿਚ _'ਸਤੂ-ਬਿਦਾਰ” ਦੇ ਨਾਂ ਨਾਲ ਪ੍ਰਸਿੱਧ ਹੋਏ 
(ਯੋਧੇ ਨੇ) ਯੁੱਧ ਕੀਤਾ। ਜਿਸ ਨੇ ਦਸਾਂ ਦਿਸ਼ਾਵਾਂ ਨੂੰ ਹੀ ਜਿਤ ਲਿਆ ਸੀ, ਉਸ ਨੂੰ ਸ੍ਰੀ ਕ੍ਰਿਸ਼ਨ 
ਨੇ ਛਿਣ ਵਿਚ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ। ਉਸ ਦੀ ਆਤਮਾ ਪਰ੍ਭੂ _ਨਾਲ ਇਸ ਤਰ੍ਹਾਂ ਮਿਲ 
ਗਈ ਜਿਵੇਂ ਦੀਵੇ ਦੀ ਲੋ ਸੂਰਜ ਦੇ ਚਾਨਣ ਵਿਚ ਮਿਲ ਜਾਂਦੀ ਹੈ। (ਉਸ ਦੇ) ਪ੍ਰਾਣ ਸੂਰਜ 
ਮੰਡਲ ਨੂੰ ਵਿੰਨ੍ਹ ਕੇ ਅਤੇ ਪਾਰ ਕਰ ਕੇ __ਹਰਿ-ਧਾਮ (ਬੈਕੁੰਠ) ਵਲ ਚਲੇ ਗਏ _ਹਨ।੧੭੮੫। 

ਜਦੋਂ _ਸਤੁ-ਬਿਦਾਰ ਮਾਰਿਆ ਗਿਆ, ਤਦੋਂ ਸਰੀ ਕ੍ਰਿਸ਼ਨ ਦਾ ਮਨ ਕ੍ਰੋਧ ਨਾਲ _ਭਰ 
ਗਿਆ। (ਕਵੀ) ਸ਼ਿਆਮ _ਕਹਿੰਦੇ ਹਨ, ਸਾਰਾ _ਸੈਗ _ਸੈਕੋਚ ਛਡ _ਕੇ ਅਤੇ ਨਿਸੰਗ ਹੋ ਕੇ 
(ਸੀ ਕ੍ਰਿਸ਼ਨ) ਵੈਰੀਆਂ ਵਿਚ _ਧਸ ਗਏ _ਹਨ। _'ਭੈਰਵ” (ਨਾਂ ਵਾਲੇ) ਰਾਜੇ ਨਾਲ ਯੁੱਧ _ਕੀਤਾ 
ਹੈ ਅਤੇ ਛਿਣ ਭਰ ਵਿਚ ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ। (ਉਹ) ਰਥ ਤੋਂ ਇਸ 
ਤਰ੍ਹਾਂ ਭੂਮੀ ਉਤੇ ਡਿਗਿਆ ਹੈ ਮਾਨੋ ਆਕਾਸ਼ ਤੋਂ ਤਾਰਾ ਟੁਟ ਕੇ (ਭੂਮੀ ਉਤੇ) ਆ ਪਿਆ 
ਹੌਵੇ।੧੭੮੬। 

ਕਈ ਯੋਧੇ ਲਹੂ _ਲੁਹਾਨ ਹੋਏ _ਰਣ-ਭੂਮੀ ਵਿਚ ਘੁੰਮਦੇ ਫਿਰ ਰਹੇ ਹਨ (ਅਤੇ ਉਨ੍ਹਾਂ 
ਦੇ) ਜ਼ਖ਼ਮਾਂ ਵਿਚੋਂ ਭਕ _ਭਕ _ਕਰਦਾ (ਲਹੂ _ਵਗ ਰਿਹਾ ਹੈ)। ਕਈ (ਯੋਧੇ) ਧਰਤੀ ਉਤੇ 
ਡਿਗੇ ਪਏ ਹਨ ਅਤੇ ਉਨ੍ਹਾਂ ਦੇ ਸ਼ਰੀਰ ਗਿਰਝਾਂ ਅਤੇ _ਗਿਦੜ ਖਿਚ ਰਹੇ ਹਨ ਅਤੇ ਕਈਆਂ 
ਦੇ ਮੂੰਹਾਂ, ਹੋਠਾਂ, ਅੱਖਾਂ ਆਦਿ ਨੂੰ ਚੁੰਜਾਂ ਨਾਲ ਟਕ _ਟਕ ਕਰ ਕੇ ਨੌਚ ਰਹੇ ਹਨ। ਕਈਆਂ 
ਦੀਆਂ _ਪੇਟ ਦੀਆਂ _ਆੰਦਰਾਂ ਨੂੰ _ਕਢ _ਕੇ _ਜੋਗਣਾਂ ਹੱਥਾਂ _ਨਾਲ _ਉਛਾਲਦੀਆਂ _ਹਨ।੧੭੮੭। 

ਅਭਿਮਾਨ ਨਾਲ _ਭਰੇ _ਹੋਏ ਅਤੇ _ਹੱਥਾਂ _ਵਿਚ ਤਲਵਾਰਾਂ _ਲਏ ਹੋਏ ਵੈਰੀ ਚੌਹਾਂ 
ਪਾਸਿਆਂ ਤੋਂ ਫਿਰ ਆ ਗਏ _ਹਨ। ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਜਿਤਨੇ 
ਵੀ ਯੋਧੇ ਸਨ, _ਉਹ ਵੀ _ਇਧਰੋਂ (ਉਨ੍ਹਾਂ ਉਤੇ) ਜਾ _ਪਏ _ਹਨ। _(ਉਹ) _ਬਾਣਾਂ, ਸੈਹਥੀਆਂ 
ਅਤੇ ਤਲਵਾਰਾਂ _ਨਾਲ _ਵੰਗਾਰ _ਵੰਗਾਰ _ਕੇ _ਵਾਰ _ਕਰਦੇ _ਹਨ। ਇਕ ਆ ਕੇ ਖਹਿਬੜਦੇ 
ਹਨ, ਇਕ ਜਿਤ ਲਏ ਗਏ ਹਨ, ਇਕ ਭਜ ਗਏ ਹਨ ਅਤੇ ਇਕਨਾਂ ਨੂੰ ਮਾਰ ਕੇ ਡਿਗਾ 
ਦਿੱਤਾ ਗਿਆ ਹੈ।੧੭੮੮। 


੫੭੨ 


ਸੀ _ਦਸਮ-ਗ੍ਰੰਥ _ਸਾਹਿਬ 


ਜੇ ਭਟ ਆਹਵ ਮੈ ਕਬਹੂੰ ਅਰਿ ਕੈ ਲਰਿ ਕੈ ਪਗੁ ਏਕ ਨ ਟਾਰੇ। 

ਜੀਤਿ ਫਿਰੈ ਸਭ _ਦੇਸਨ ਕਉ ਸੋਊ ਭਾਜਿ ਗਏ ਜਿਹ ਓਰਿ ਨਿਹਾਰੇ। 
ਜੋ ਜਮ ਕੇ ਸੈਗਿ ਜੂਝ ਕਰੈ ਤਬ ਅੰਤਕ ਤੇ ਨਹਿ ਜਾਤ ਨਿਵਾਰੇ। 

ਤੇ ਭਟ ਜੂਝਿ ਪਰੇ ਰਨ ਮੈ ਜਦੁਬੀਰ ਕੇ ਕੋਪ ਕ੍ਰਿਪਾਨ ਕੇ ਮਾਰੇ। ੧੭੮੯। 


ਏਕ _ਹੁਤੋਂ ਬਲਬੀਰ ਬਡੋ __ਜਦੁਬੀਰ ਲਿਲਾਟ ਮੈ ਬਾਨ ਲਗਾਯੋ। 

ਫੋਕ ਰਹੀ ਗਡਿ ਭਉਹਨਿ ਮੈ ਸਰੁ ਛੇਦ ਸਭੈ ਸਿਰ ਪਾਰ ਪਰਾਯੋ। 

ਸ੍ਯਾਮ ਕਹੈ ਉਪਮਾ ਤਿਹ ਕੀ ਬਰ ਘਾਇ ਲਗੇ ਬਹੁ ਸ੍ਰੋਨ ਬਹਾਯੋ। 
ਮਾਨਹੁ ਇੰਦੂ ਪੈ ਕੋਪੁ ਕੀਯੋ _ਸਿਵ ਤੀਸਰੇ ਨੈਨ ਕੋ ਤੇਜ ਦਿਖਾਯੋ। ੧੭੯॥0। 


ਜਦੁਬੀਰ ਮਹਾ ਰਨਧੀਰ ਜਬੈ ਸੁ ਧਵਾਇ ਪਰੇ ਰਥ ਇਉ ਕਹਿ ਕੈ। 

ਬਲਿ ਦਛਨ ਓਰਿ ਨਿਹਾਰ ਕਿਤੋ ਦਲ ਧਾਯੋ ਹੈ ਸਸਤ੍ ਸਬੈ ਗਹਿ _ਕੈ। 
ਬਤੀਯਾ ਸੁਨਿ ਸੋ ਬ੍ਰਿਜ ਨਾਇਕ ਕੀ ਹਲ ਸੋ ਬਲਿ ਧਾਇ ਲੀਏ ਚਹਿ_ਕੈ। 
ਤਿਹ ਕੋ ਅਤਿ ਸ੍ਰੋਨ ਪਰਿਓ ਭੂਅ ਮੈ ਮਨੋ ਸਾਰਸੁਤੀ ਸੁ ਚਲੀ ਬਹਿ ਕੈ। ੧੭੯੧। 


ਏਕ _ਨਿਹਾਰ ਭਯੋ ਅਤਿ ਆਹਵ ਸ੍ਯਾਮ ਭਨੈ ਤਜਿ ਕੈ ਰਨ ਭਾਗੇ। 
ਘਾਇਲ ਘੂਮਤ ਏਕ ਫਿਰੈ ਮਨੋ ਨੀਦ ਘਨੀ ਨਿਸਿ ਕੇ ਕਹੂੰ _ਜਾਗੇ। 
ਪਉਰਖਵੰਤ ਬਡੇ ਭਟ ਏਕ ਸੁ ਸ੍ਯਾਮ ਸੋ ਜੁਧ ਹੀ ਕਉ ਅਨੁਰਾਗੇ। 
ਏਕ ਤ੍ਯਾਗ ਕੈ _ਸਸਤ੍ਹ ਸਬੈ ਜਦੁਰਾਇ ਕੇ ਆਇ ਕੈ ਪਾਇਨ ਲਾਗੈ। ੧੭੯੨। 


ਦੱਹਾਰਾ” 
ਭਜੇ ਸਤਰ ਜਬ ਜੁਧ ਤੇ ਮਨ ਮੈ ਤ੍ਰਾਸ ਬਢਾਇ। 
ਅਉਰ ਸੂਰ ਆਵਤ _ਭਏ _ਕਰਵਾਰਿਨ ਚਮਕਾਇ। _੧੭੯੩। 
੭ਵੀਯ” 
ਸਸਤ੍ਰ ਸੰਭਾਰਿ ਸਭੈ ਭਟ ਆਇ ਕੈ ਧਾਇ ਕੈ ਸ੍ਯਾਮ ਸੋ ਜੁਧੁ ਮਚਾਯੋ। 
ਚੂਕ ਗਹਿਓ ਕਰ ਮੈ ਬ੍ਰਿਜ ਨਾਇਕ ਕੋਪ ਭਯੋ ਤਿਹ ਊਪਰ ਧਾਯੋ। 
ਬੀਰ ਕੀਏ ਬਿਨੁ ਪ੍ਰਾਨ ਘਨੇ ਅਰਿ ਸੈਨ ਸਬੈ ਇਹ ਭਾਤਿ ਭਜਾਯੋ। 
ਪਉਨ ਪ੍ਰਚੰਡ _ਸਮਾਨ ਸੁ ਕਾਨ੍ਹ ਮਨੋ _ਉਮਡਿਓ _ਦਲੁ ਮੇਘ ਉਡਾਯੋ। _੧੭੯੪। 


ਕਾਟਤ ਏਕਨ ਕੇ ਸਿਰ ਚਕ੍ਹ ਗਦਾ ਗਹਿ ਦੂਜਨ ਕੇ ਤਨ ਝਾਰੈ। 
ਤੀਜਨ ਨੈਨ _ਦਿਖਾਇ _ਗਿਰਾਵਤ _ਚਉਥਨ _ਚੌਪ ਚਪੇਟਨ ਮਾਰੈ। 
ਚੀਰ ਦਏ ਅਰਿ ਕੇ ਉਰਿ ਸ੍ਰੀ ਹਰਿ ਸੂਰਨ ਕੇ ਅੰਗਿ ਅੰਗਿ ਪ੍ਰਚਾਰੈ। 
ਧੀਰ ਤਹਾ ਭਟ ਕਉਨ ਧਰੈ ਜਦੁਬੀਰ ਜਬੈ ਤਿਹ ਓਰਿ ਸਿਧਾਰੈ। ੧੭੯੫। 


ਕ੍ਰਿਸਨਾਵਤਾਰ ੫੭੩ 


ਜਿਹੜੇ ਸੂਰਮੇ _ਵੈਰੀ ਨਾਲ _ਲੜ ਕੇ ਯੁੱਧ-ਭੂਮੀ ਤੋਂ _ਕਦੇ ਇਕ _ਕਦਮ _ਵੀ ਪਿਛੇ 
ਨਹੀਂ ਹਟੇ ਸਨ, (ਜਿਹੜੇ) ਸਾਰਿਆਂ ਦੇਸਾਂ ਨੂੰ ਜਿਤ ਕੇ ਪਰਤੇ ਸਨ, ਉਨ੍ਹਾਂ ਨੇ ਜਿਧਰ ਵੀ 
(ਰਾਹ) ਵੇਖਿਆ, (ਉਧਰ ਨੂੰ) ਭਜ _ਗਏ _ਹਨ। ਜੋ _ਯਮ ਨਾਲ ਯੁੱਧ _ਕਰਦੇ ਸਨ ਅਤੇ ਉਦੋਂ 
ਯਮਰਾਜ ਤੋਂ ਪਿਛੇ ਹਟਾਏ ਨਹੀਂ ਜਾ ਸਕਦੇ ਸਨ, ਉਹ ਸੂਰਮੇ ਸ੍ਰੀ ਕ੍ਰਿਸ਼ਨ ਦੇ ਕ੍ਰੋਧਿਤ ਹੋਣ 
ਤੇ ਕ੍ਰਿਪਾਨ ਨਾਲ _ਮਾਰੇ _ਹੋਏ _ਰਣ-ਭੂਮੀ _ਵਿਚ _ਮੂਧੇ ਮੂੰਹ _ਡਿਗੇ _ਪਏ _ਹਨ।੧੭੮੯। 

ਇਕ ਬਹੁਤ ਵੱਡਾ ਸੂਰਮਾ ਸੀ, (ਉਸ ਨੇ) ਸ੍ਰੀ ਕ੍ਰਿਸ਼ਨ ਦੇ ਮੌਥੇ ਵਿਚ ਬਾਣ ਮਾਰਿਆ 
ਹੈ। (ਉਸ ਬਾਣ ਦੀ) ਫੋਕ ਭੌੋਆਂ ਵਿਚ ਗੱਡੀ ਗਈ ਹੈ ਅਤੇ ਬਾਣ ਸਿਰ ਨੂੰ ਛੇਕ ਕੇ 
ਪਾਰ ਲੰਘ _ਗਿਆ ਹੈ। (ਕਵੀ) ਸ਼ਿਆਮ ਉਸ ਦੀ ਸੁੰਦਰ ਉਪਮਾ ਕਹਿੰਦੇ ਹਨ ਕਿ ਘਾਓ 
ਲਗਣ ਨਾਲ ਬਹੁਤ ਲਹੂ _ਵਗ ਰਿਹਾ ਹੈ, ਮਾਨੋ ਇੰਦਰ ਉਤੇ ਕ੍ਰੋਧ ਕਰ ਕੇ ਸ਼ਿਵ ਨੇ ਤੀਜੇ 
ਨੇਤਰ ਦਾ ਤੇਜ ਵਿਖਾਇਆ _ਹੋਵੇ।੧੭੯0। 

ਮਹਾਨ ਰਣਧੀਰ ਸ੍ਰੀ ਕ੍ਰਿਸ਼ਨ ਜਦੋਂ ਰਥ ਨੂੰ ਭਜਾ ਹੋਏ 


ਕੇ 
ਕਿ ਹੇ ਬਲਰਾਮ! ਦੱਖਣ ਵਾਲੇ ਪਾਸੇ ਵਲ ਵੇਖ ਕਿ ਕਿਤਨੀ 
ਧਾਰਨ ਕਰ ਕੇ ਆ ਪਈ ਹੈ। ਸ੍ਹੀ ਕ੍ਰਿਸ਼ਨ ਦੀਆਂ ਇਸ ਤਰ੍ਹਾਂ ਗੱਲਾਂ ਸੁਣ ਕੇ ਬਲਰਾਮ 
ਨੇ ਭਜ ਕੇ ਉਤਸਾਹ ਨਾਲ “ਹਲ” ਫੜ ਲਿਆ (ਅਤੇ ਵਾਰ _ਕੀਤਾ)। _ਉਸ (ਵੈਰੀ) 
ਬਹੁਤ _ਹੀ ਲਹੂ _ਧਰਤੀ _ਉਤੇ _ਪੈ ਰਿਹਾ ਹੈ, ਮਾਨੋ ਸਰਸਵਤੀ _ਨਦੀ _ ਵਗ 


ਹਂਵੇ।੧੭੯੧। 


ਕੇ ਕਈ (ਯੋਧੇ) ਰਣ-ਭੂਮੀ ਨੂੰ ਛਡ ਕੇ ਭਜ ਗਏ ਹਨ। ਕਈ ਘਾਇਲ ਰਹਾਂ 
ਘੁੰਮਦੇ ਫਿਰਦੇ ਹਨ, ਮਾਨੋ ਰਾਤ ਦੇ ਜਾਗੇ ਹੋਏ ਹੋਣ ਕਰ ਕੇ ਬਹੁਤ ਉਨੀਂਦਰੇ ਹੋਣ। ਕਈ 
ਬਹੁਤ ਭਾਰੀ ਸੂਰਮੇ (ਕੇਵਲ) ਸ੍ਰੀ ਕ੍ਰਿਸ਼ਨ ਨਾਲ ਯੁੱਧ _ਕਰਨ ਦੇ `ਇਛੁਕ _ਹਨ। ਕਈ ਸਾਰਿਆਂ 
ਸ਼ਸਤ੍ਰਾਂ ਨੂੰ ਤਿਆਗ ਕੇ ਅਤੇ ਆ ਕੇ ਸੂਰੀ ਕ੍ਰਿਸ਼ਨ ਦੇ ਪੈਰੀਂ ਪੈ ਗਏ ਹਨ। ੧੭੯੨। 


ਜਦੋਂ ਵੈਰੀ ਮਨ ਵਿਚ ਭੈਭੀਤ ਹੋ ਕੇ ਯੁੱਧ-ਭੂਮੀ ਤੋਂ ਭਜ ਗਏ (ਤਦੋਂ) ਹੋਰ ਸੂਰਮੇ 
ਤਲਵਾਰਾਂ _ਚਮਕਾਉਦੇ ਹੋਏ ਆ ਗਏ।੧੭੯੩। 


ਨਾਵੰਯਾ 


੫੭੪ 


ਸੀ _ਦਸਮ-ਗ੍ਰੰਥ _ਸਾਹਿਬ 


ਰੋਸ ਭਰਿਯੋ ਜਬ ਹੀ ਬ੍ਰਿਜ ਨਾਇਕ _ਦੁਜਨ ਸੈਨ ਨਿਹਾਰਿ ਪਰੈ। 

ਤੁਮ ਹੂੰ ਧੋ ਬਿਚਾਰ ਕਹੋ ਚਿਤ ਮੈ ਜਗਿ ਕਉਨ ਬੀਓ ਭਟ ਧੀਰ ਧਰੈ। 

ਜੋਊ ਸਾਹਸ ਕੈ ਸਬ ਆਯੁਧ ਲੈ ਸੈਗਿ ਸ੍ਯਾਮ ਕੇ ਆਇ ਕੈ ਨੈਕੁ ਅਰੈ। 

ਤਿਹ ਕਉ ਜਦੁਬੀਰ ਤਿਹੀ ਛਿਨ ਮੈ ਕਬਿ ਸ੍ਯਾਮ ਕਹੈ ਬਿਨ ਪ੍ਰਾਨ ਕਰੈ। ੧੭੯੬। 


ਜੋ ਭਟ ਸਸਤ੍ ਸੰਭਾਰਿ ਸਬੈ ਬ੍ਰਿਜਨਾਇਕ ਧੈ ਅਤਿ ਐਡੋਂ ਸੁ ਆਵੈ। 

ਜੋ ਕੋਊ ਦੂਰ ਤੇ ਸ੍ਯਾਮ ਭਨੈ ਧਨੁ _ਤਾਨਿ ਕੇ ਸ੍ਯਾਮ ਪੈ ਬਾਨ ਚਲਾਵੈ। 

ਜੋ ਅਰਿ ਆਇ ਸਕੈ ਨਹੀ ਸਾਮੁਹੇ ਦੂਰ ਤੇ ਠਾਢੇ ਈ ਗਾਲ ਬਜਾਵੈ। 

ਤਾਹਿ ਕਉ ਸ੍ਰੀ ਬ੍ਰਿਜਨਾਥ ਚਿਤੈ ਸਰ ਏਕ ਹੀ ਸੋ _ਪਰਲੋਕਿ ਪਠਾਵੈ। ੧੭੯੭। 


ਦੇਖ ਦਸਾ ਤਿਨ ਕੀ ਬਡੇਈ ਬੀਰ ਸਤ੍ਰਨ ਕੇ 

ਰਾਮ ਭਨੈ ਐਸੀ ਭਾਤਿ ਚਿਤ ਮੈ ਰਿਸਾਤ ਹੈ। 

ਲੀਨੇ ਕਰਵਾਰਿ ਮਾਰ ਮਾਰ ਹੀ ਉਚਾਰ 

ਸਮੁਹਾਇ ਆਇ ਸ੍ਯਾਮ ਜੂ ਸੋ ਜੁਧੁ ਹੀ_ਮਚਾਤ ਹੈ। 
ਏਕ _ਨਿਜਕਾਤ ਨਹੀ ਮਨ ਮੈ _ਡਰਾਤ 

ਮੁਸਕਾਇ ਘਾਇ ਖਾਤ ਮਨੋ ਸਬੈ ਏਕ ਜਾਤਿ ਹੈ। 
ਗਾਲਹਿ _ਬਜਾਤ ਏਕ ਹਰਖ _ਬਢਾਤ 

ਛਤ੍ਹ ਧਰਮ ਕਰਾਤ ਤੇ ਵੇ ਸੁਰਗਿ ਸਿਧਾਤ ਹੈ। ੧੭੯੮। 


ਹਾਵੀਲ” 
ਬ੍ਰਿਜਨਾਇਕ ਕੇ ਬਲ ਲਾਇਕ ਜੇ ਕਬਿ ਸ੍ਯਾਮ ਕਹੈ ਸੋਊ ਸਾਮੁਹੇ ਆਵੈ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ _ਕੂਧ ਭਰੇ ਅਤਿ ਜੁਧ _ਮਚਾਵੈ। 


ਏਕ ਪਰੈ ਬਿਨੁ ਪ੍ਰਾਨ ਧਰਾ ਇਕ ਸੀਸ ਕਟੇ ਰਨ ਭੂਮਹਿ ਧਾਵੈ। 
ਏਕਨ ਕੀ ਬਰ ਲੋਥ ਪਰੀ ਕਰ ਸੋ ਗਹਿ ਕੈ ਅਰਿ ਓਰਿ ਚਲਾਵੈ। ੧੭੯੯। 


ਸੂਰ ਸੁ ਏਕ ਹਨੈ ਤਹ ਬਾਜ ਤਹਾ ਇਕ ਬੀਰ ਬਡੇ ਗਜ ਮਾਰੈ। 

ਏਕ _ਰਥੀ ਬਲਵਾਨ ਹਨੈ ਇਕ _ਪਾਇਕ ਮਾਰ ਕੈ ਬੀਰ ਪਛਾਰੈ। 

ਏਕ ਭਜੇ ਲਖਿ ਆਹਵ ਕਉ ਇਕ ਘਾਇਲ ਘਾਇਲ ਕੋ ਲਲਕਾਰੈ। 

ਏਕ ਲਰੈ ਨ ਡਰੈ ਘਨ ਸ੍ਯਾਮ ਕੋ ਧਾਇ ਕ੍ਰਿਪਾਨ ਕੇ ਘਾਇ ਪ੍ਰਹਾਰੈ। ੧੮00। 


ਦੰਹਰਾ 
ਲੀਓ ਚਹੂੰ ਓਰ ਹਰਿ ਬੀਰਨਿ ਸਸਤ੍ਰ _ਸੰਭਾਰਿ। 
ਖੇਤ 


ਘੇਰਿ 
ਬਾਰਿ ਜਿਉ ਛਾਪ ਨਗ ਰਵਿ ਸਸਿ ਜਿਉ ਪਰਿਵਾਰਿ।। ੧੮0੧। 


ਕ੍ਰਿਸਨਾਵਤਾਰ ੫੭੫ 

ਜਦੋਂ ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਦੁਸ਼ਮਣ ਦੀ ਸੈਨਾ ਨੂੰ ਵੇਖ ਕੇ ਜਾ ਪੈਂਦੇ 

ਹਨ, ਤੁਸੀਂ ਹੀ ਚਿਤ _ਵਿਚ _ਚਿਵਾਰ ਕੇ ਦਸੋ, ਜਗਤ _ਵਿਚ _ਹੋਰ ਕਿਹੜਾ ਸ਼ੂਰਵੀਰ ਹੈ 

ਜੋ ਧੀਰਜ ਨੂੰ ਧਾਰਨ _ਕਰ _ਸਕੇ। ਸ਼ਿਆਮ _ਕਵੀ ਕਹਿੰਦੇ ਹਨ, ਜੋ ਕੋਈ ਹਿੰਮਤ ਕਰ ਕੇ 

ਅਤੇ ਸਾਰੇ ਸ਼ਸਤ੍ਰ ਲੈ ਕੇ ਸੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤਾ ਹੈ, ਉਸ ਨੂੰ ਸ੍ਰੀ ਕ੍ਰਿਸ਼ਨ 
ਉਸੇ _ਵੇਲੇ _ ਪ੍ਰਾਣਾਂ ਤੋਂ ਬਿਨਾ _ਕਰ ਦਿੰਦੇ _ਹਨ।੧੭੯੬। 

(ਕਵੀ) ਸ਼ਿਆਮ ਕਹਿੰਦੇ ਹਨ, ਜਿਹੜਾ ਸੂਰਮਾ ਸਾਰੇ ਸ਼ਸਤ੍ਰ _ਸੰਭਾਲ ਕੇ, ਸ੍ਰੀ ਕ੍ਰਿਸ਼ਨ 
ਉਤੇ ਡਾਢਾ ਆਕੜ ਕੇ ਚੜ੍ਹ _ਆਉਂਦਾ ਹੈ; ਜਿਹੜਾ ਕੋਈ ਦੂਰੋਂ ਹੀ ਧਨੁਸ਼ ਕਸ ਕੇ ਸ੍ਰੀ 
ਕ੍ਰਿਸ਼ਨ ਉਤੇ _ਬਾਣ ਚਲਾਉਂਦਾ ਹੈ, ਜੋ ਵੈਰੀ ਸਾਹਮਣੇ ਨਹੀਂ ਆ ਸਕਦਾ ਅਤੇ ਦੂਰ _ਖੜੋਤਾ 
ਹੀ _ਬੜਕਾਂ _ਮਾਰਦਾ ਹੈ; ਉਸ ਨੂੰ ਸੀ ਕਿਸ਼ਨ ਵੇਖਦਿਆਂ ਹੀ ਇਕੋ ਬਾਣ ਨਾਲ _ਪਰਲੋਕ 


। ` ਇਕ _ਨਿਰੀਆਂ _ਬੜਕਾਂ ਮਾਰਦੇ ਹਨ, (ਯੋਧਿਆਂ 


ਅਜਿਹਾ _ਕਰ ਕੇ) _ਉਹ _ਸੁਅਰਗ _ ਨੂੰ _ ਜਾਂਦੇ _ਹਨ।੧੭੯੮। 


ਕਵੀ ਸ਼ਿਆਮ ਕਹਿੰਦੇ ਹਨ, ਜੋ ਸ੍ਰੀ ਕ੍ਰਿਸ਼ਨ ਦੇ ਬਲ ਦੀ ਬਰਾਬਰ _ਦੀ ਚੋਟ ਹਨ, 
ਉਹੀ ਸਾਹਮਣੇ ਆਉਂਦੇ _ਹਨ ਅਤੇ ਬਾਣ, _ਕਮਾਨ, ਕ੍ਰਿਪਾਨ, ਗਦਾ _(ਆਦਿ ਸ਼ਸਤ੍ਰ) ਪਕੜ 
ਕੇ ਕ੍ਰੋਧ ਨਾਲ ਭਰੇ ਹੋਏ ਭਿਆਨਕ ਯੁੱਧ _ਕਰਦੇ _ਹਨ। ਇਕ ਪ੍ਰਾਣਾਂ ਤੋਂ ਬਿਨਾ ਹੋਏ ਧਰਤੀ 
ਉਤੇ ਪਏ _ਹਨ ਅਤੇ ਕਈ _ਕਟੇ ਹੋਏ ਸਿਰਾਂ ਨਾਲ _ਰਣ-ਭੂਮੀ _ਵਿਚ _ਭਜੇ ਫਿਰਦੇ _ਹਨ। 

ਤਰ੍ਹਾਂ) ਸੁੰਦਰ ਲੋਥਾਂ _(ਧਰਤੀ ਉਤੇ) ਪਈਆਂ _ਹਨ _ (ਅਤੇ _ਉਹ) ਹੱਥਾਂ _ਨਾਲ 
ਫੜ ਕੇ (ਸਿਰਾਂ ਨੂੰ) ਵੈਰੀਆਂ ਵਲ ਸੁਟ _ਰਹੇ _ਹਨ।੧੭੯੯। 
ਇਕ ਯੋਧੇ ਨੇ ਉਥੇ ਘੋੜੇ ਮਾਰ ਦਿੱਤੇ ਹਨ ਅਤੇ ਇਕ ਸੂਰਮੇ ਨੇ ਵੱਡੇ 
। ਇਕ ਬਲਵਾਨ ਨੇ _ਰਥਵਾਨ ਮਾਰ _ਦਿੱਤੇ ਅਤੇ ਇਕ ਨੇ ਪੈਦਲ ਯੋ 


ਇਕ ਘਾਇਲ ਘਾਇਲਾਂ ਨੂੰ ਲਲਕਾਰ ਰਹੇ _ਹਨ। ਇਕ (ਡਟ ਕੇ) ਲੜਦੇ 


ਕ੍ਰਿਸ਼ਨ ਤੋਂ ਡਰਦੇ ਨਹੀਂ _ਹਨ, (ਸਗੋਂ) ਭਜ _ਕੇ (ਉਸ ਉਤੇ) ਕ੍ਰਿਪਾਨ ਦਾ ਵਾਰ ਕਰਦੇ 


ਹਨ।੧੮00। 
ਦੰਹਰਾ 

(ਵੈਰੀ) ਸੂਰਮਿਆਂ ਨੇ ਸ਼ਸਤੂ _ਸੰਭਾਲ ਕੇ ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ _(ਇੰਜ) 
ਘੇਰ _ਲਿਆ ਹੈ ਜਿਵੇਂ ਖੇਤ ਨੂੰ ਵਾੜ, ਨਗ ਨੂੰ ਮੁੰਦਰੀ ਅਤੇ ਸੂਰਜ ਤੇ ਚੰਦਮਾ ਨੂੰ ਪ੍ਰਵਾਰ 
ਘੇਰ ਲੈਦਾ _ਹੈ।੧੮0੧। 


੫੭੬ ਸੀ _ਦਸਮ-ਗ੍ਰੰਥ _ਸਾਹਿਬ 


ਘੇਰਿ ਲੀਓ ਹਰਿ ਕਉ ਜਬ ਹੀ ਤਬ ਸ੍ਰੀ ਜਦੁਨਾਥ ਸਰਾਸਨ ਲੀਨੋ। 
ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨੁ ਪ੍ਰਾਨ ਘਨੋ ਦਲੁ ਕੀਨੋ। 
ਲੋਥ ਪੈ ਲੋਥ ਗਈ ਪਰਿ ਕੈ ਇਹ ਭਾਤਿ ਕਰਿਯੋ ਅਤਿ ਜੁਧੁ ਪ੍ਰਬੀਨੋ। 
ਜੋ ਕੋਊ ਸਾਮੁਹੇ ਆਇ ਅਰਿਓ ਅਰਿ ਸੋ ਗ੍ਰਿਹਿ ਜੀਵਤ ਜਾਨ ਨ ਦੀਨੋ। ੧੮0੨। 


ਬਹੁ ਬੀਰ ਹਨੇ ਲਖਿ ਕੈ ਰਨ ਮੈ ਬਰ ਬੀਰ ਬਡੇ ਅਤਿ ਕੋਪ ਭਰੇ। 
ਜਦੁਬੀਰ ਕੇ ਊਪਰਿ ਆਇ ਪਰੇ ਹਠਿ ਕੈ ਮਨ ਮੈ ਨਹੀ ਨੈਕੁ ਡਰੇ। 
ਸਬ _ਸਸਤ੍ਰ ਸੰਭਾਰਿ ਪ੍ਰਹਾਰ ਕਰੈ ਕਬਿ ਸ੍ਯਾਮ ਕਹੈ ਨਹੀ ਪੈਗੁ ਟਰੇ। 
ਬ੍ਰਿਜਨਾਥ ਸਰਾਸਨ ਲੈ ਤਿਨ ਕੈ ਸਰ ਏਕ ਹੀ ਏਕ ਸੋ ਪ੍ਰਾਨ ਹਰੇ। ੧੮0੩। 


ਬਹੁ ਭੂਮਿ ਗਿਰੇ ਬਰ ਬੀਰ ਜਬੈ ਜੇਊ ਸੂਰ ਰਹੇ ਮਨ ਕੋਪੁ ਪਗੇ। 

ਬ੍ਰਿਜਨਾਥ _ਨਿਹਾਰਿ ਉਚਾਰਤ ਯੌ ਸਬ _ਗੂਜਰ ਪੂਤ ਕੇ ਕਉਨ ਭਗੇ। 

ਅਬ ਯਾ ਕਹੁ ਮਾਰਤ ਹੈ ਰਨ ਮੈ ਮਨ ਮੈ ਰਸ ਬੀਰ ਮਿਲੇ ਉਮਗੇ। 

ਜਦੁਬੀਰ ਕੇ ਤੀਰ ਛੁਟੇ ਤੇ ਡਰੇ ਭਟ ਜਿਉ ਕੋਊ ਸੋਵਤ ਚਉਕ ਜਗੇ। ੧੮0੪। 


ਡੂਲਨਾ ਛੰਦ 
ਲੀਯੋ _ਪਾਨਿ _ਸੰਭਾਰ ਕੈ ਚਕੂ ਭਗਵਾਨ ਜੂ ਕ੍ਰੋਧ ਕੈ ਸਤ੍ਹ ਕੀ ਸੈਨ ਕੁਟੀ। 
ਮਹੀ ਚਾਲ ਕੀਨੋ ਦਸੋ ਨਾਗ ਭਾਗੇ ਰਮਾ ਨਾਥ _ਜਾਗੇ ਹਰਹਿ ਡੀਠ ਛੁਟੀ। 
ਘਨੀ ਮਾਰ _ਸੰਘਾਰਿ ਬਿਦਾਰ ਕੀਨੀ ਘਨੀ ਸ੍ਯਾਮ ਕੋ ਦੇਖ ਕੈ ਸੈਨ ਫੁਟੀ। 


ਐਸੇ ਸ੍ਯਾਮ ਭਾਥੈ ਮਹਾ _ਸੂਰਮੋ ਕੀ ਤਹਾ ਆਪਨੀ ਜੀਤ ਕੀ ਆਸ ਤੁਟੀ। ੧੮0੫। 


ਘਨੀ ਮਾਰਿ ਮਾਚੀ ਤਹਾ ਕਾਲਿ ਨਾਚੀ ਘਨੇ ਜੁਧ ਕਉ ਛਾਡਿ ਕੈ ਬੀਰ ਭਾਗੇ। 

ਕ੍ਰਿਸਨ ਬਾਨ ਕਮਾਨ ਕੇ _ਲਾਗਤੇ ਹੀ ਐਸੇ ਸਯਾਮ ਭਾਖੈ ਘਨਿਯੋ ਪ੍ਰਾਨ ਤ੍ਯਾਗੇ। 
ਘਨਿਯੋ ਹਾਥ ਕਾਟੇ ਗਿਰੇ ਪੇਟ ਫਾਟੈ ਫਿਰੈ ਬੀਰ ਸੰਗ੍ਰਾਮ ਮੈ ਬਾਨ ਲਾਗੇ। 

ਘਨਿਯੋ ਘਾਇ ਲਾਗੇ ਬਸਤ੍ਰ _ਸੁਉਨ ਪਾਗੇ ਮਨੋ _ਪਹਨਿ ਆਏ ਸਬੈ ਲਾਲ _ਬਾਗੇ। ੧੮0੬। 


ਜਬੈ _ਸ੍ਯਾਮ ਬਲਿ ਰਾਮ ਸੰਗ੍ਰਾਮ ਮ੍ਯਾਨੇ ਲੀਯੋ _ਪਾਨਿ _ਸੰਭਾਰ ਕੈ ਚਕ _ਭਾਰੀ। 
ਕੇਊ ਬਾਨ ਕਮਾਨ ਕੋ ਤਾਨ ਧਾਏ ਕੇਊ ਢਾਲ ਤ੍ਰਿਸੂਲ ਮੁਗਦੂ _ਕਟਾਰੀ। 
ਜਰਾਸੈਧਿ ਕੀ ਫਉਜ ਮੈ ਚਾਲ ਪਾਰੀ ਬਲੀ ਦਉਰ ਕੈ ਠਉਰਿ ਸੈਨਾ ਸੰਘਾਰੀ। 
ਦੁਹੂੰ ਓਰ ਤੇ ਸਾਰ ਪੈ ਸਾਰ ਬਾਜਿਯੋ ਛੁਟੀ ਮੈਨ ਕੇ ਸਤ੍ਹ ਕੀ ਨੈਨ ਤਾਰੀ। ੧੮0੭। 


ਕ੍ਰਿਸਨਾਵਤਾਰ ੫੭੭ 
ਹਾਵੀਯਾਂ 
ਜਦੋਂ _ (ਦੁਸ਼ਮਨ ਨੇ) ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਸ੍ਰੀ ਕ੍ਰਿਸ਼ਨ ਨੇ _ਧਨੁਸ਼ ਫੜ 
ਲਿਆ ਅਤੇ ਵੈਰੀ ਸੈਨਾ ਵਿਚ _ਧਸ ਕੇ ਛਿਣ ਭਰ ਵਿਚ ਬਹੁਤ ਸਾਰੇ _ਦਲ ਨੂੰ ਪ੍ਰਾਣਾਂ 
ਤੋਂ ਬਿਨਾ ਕਰ ਦਿੱਤਾ। ਯੁੱਧ _ਵਿਚ ਪ੍ਰਬੀਨ (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਦਾ ਭਾਰਾ ਯੁੱਧ 
ਕੀਤਾ ਕਿ ਲੋਥ ਉਤੇ ਲੋਥ ਚੜ੍ਹ _ਗਈ। ਜੋ ਕੋਈ ਵੀ _ਸਾਹਮਣਿਓ' ਆ ਕੇ ਲੜਿਆ, ਉਸ 
ਨੂੰ (ਸਹੀ ਕ੍ਰਿਸ਼ਨ ਨੇ) ਤੁ 


ਹੁ ਨੂੰ ਮੋਇਆ ਵੇਖ ਕੇ, ਵੱਡੇ ਵੱਡੇ ਯੋਧੇ ਕ੍ਰੋਧ 

ਨਾਲ _ਭਰ _ਗਏ _ਹਨ। ਹਠ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ ਅਤੇ ਮਨ ਵਿਚ 
ਜ਼ਰਾ ਜਿੰਨੇ ਵੀ ਡਰੇ ਨਹੀਂ _ਹਨ। _ਕਵੀ ਸ਼ਿਆਮ ਕਹਿੰਦੇ ਹਨ, ਸਾਰੇ (ਯੋਧੇ) ਸ਼ਸਤ੍ਰ _ਸੰਭਾਲ 
ਕੇ ਵਾਰ ਕਰਦੇ ਹਨ ਅਤੇ ਇਕ ਕਦਮ _ਵੀ ਪਿਛੇ ਨਹੀਂ ਹਟਦੇ ਹਨ। ਸ੍ਰੀ ਕ੍ਰਿਸ਼ਨ ਧਨੁਸ਼ 
ਲੈ ਕੇ ਇਕੋ ਇਕ ਬਾਣ ਨਾਲ ਉਨ੍ਹਾਂ ਦੇ ਪ੍ਰਾਣ ਨਸ਼ਟ _ਕਰ _ਦਿੰਦੇ _ਹਨ।੧੮0੩। 

ਜਦ ਬਹੁਤ _ਸਾਰੇ ਯੁੱਧ-ਵੀਰ ਸੂਰਮੇ ਧਰਤੀ ਉਤੇ ਡਿਗ ਪਏ, ਤਾਂ ਜੋ ਸੂਰਮੇ ਰਹਿ 
ਗਏ (ਉਨ੍ਹਾਂ ਦਾ) ਮਨ ਕ੍ਰੋਧ ਨਾਲ ਭਰ _ਗਿਆ। ਉਹ ਸਾਰੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ 
ਤਰ੍ਹਾਂ _ਪੁਕਾਰਦੇ ਹਨ ਕਿ _ਇਸ _ਗਵਾਲੇ ਦੇ ਪੁੱਤਰ ਤੋਂ ਕੌਣ _ਭਜੇਗਾ। ਹੁਣੇ ਇਸ ਨੂੰ ਯੁੱਧ 
ਵਿਚ ਮਾਰਦੇ ਹਾਂ, ਉਨ੍ਹਾਂ ਦੇ ਮਨ ਵਿਚ ਵੀਰ ਰਸ ਦੀਆਂ ਉਮੰਗਾਂ ਪੈਦਾ ਹੋ__ਗਈਆਂ _ਹਨ। 
ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਣ ਨਾਲ ਸੂਰਮੇ ਇਸ ਤਰ੍ਹਾਂ ਡਰ ਜਾਂਦੇ ਹਨ ਜਿਸ ਤਰ੍ਹਾਂ ਸੁਤਾ 
ਹੋਇਆ _ (ਵਿਅਕਤੀ) ਚੌਂਕ _ਕੇ _ਉਠ ਪੈਂਦਾ _ਹੈ।੧੮0੪। 
ਡੂਲਨਾ ਛੰਦ 

ਹੱਥ _ਵਿਚ ਸੁਦਰਸ਼ਨ _ਚੌਕਰ ਧਾਰਨ ਕਰ ਕੇ ਕ੍ਰਿਸ਼ਨ ਜੀ ਨੇ ਕ੍ਰੋਧ ਕਰ ਕੇ ਵੈਰੀ 
ਦੀ ਸੈਨਾ _ਕੁਟ ਦਿੱਤੀ ਹੈ। ਧਰਤੀ ਡੋਲ ਗਈ ਹੈ, ਦਸਾਂ ਦਿਸ਼ਾਵਾਂ ਰੂਪ _ਹਾਥੀ ਭਜ _ਗਏ 
ਹਨ, _ਲੱਛਮੀ-ਪਤੀ _(ਵਿਸ਼ਣੂ) _ਜਾਗ _ਪਿਆ ਹੈ ਅਤੇ ਸ਼ਿਵ _ਦੀ ਸਮਾਧੀ ਟੁਟ ਗਈ ਹੈ। 
ਬਹੁਤ ਅਧਿਕ ਮਾਰ ਨਾਲ ਸੈਨਾ ਨਸ਼ਟ ਕਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਕੇ ਸੈਨਾ 


ਨੂੰ ਵੇਖ 
ਤਿੱਤਰ _ਬਿੱਤਰ ਹੋ _ਗਈ ਹੈ। (ਕਵੀ) ਸ਼ਿਆਮ _ਕਹਿੰਦੇ ਹਨ, ਉਥੇ _ਵੌਡੇ ਵੱਡੇ _ਸੁਰਮਿਆਂ 
ਦੀ ਆਪਣੀ _ਜਿਤ _ਦੀ ਆਸ ਖ਼ਤਮ _ਹੋ__ਗਈ _ਹੈ।੧੮0੫। 


੫੭੮ ਸੀ _ਦਸਮ-ਗ੍ੰਥ _ਸਾਹਿਬ 


ਮਚੀ ਮਾਰਿ ਘਮਕਾਰਿ ਤਲਵਾਰਿ ਬਰਛੀ ਗਦਾ ਛੁਰੀ ਜਮਧਰਨ ਅਰਿ ਦਲ ਸੰਘਾਰੇ। 

ਬਢੀ ਸੂਉਨ ਸਲਤਾ ਬਹੇ ਜਾਤ ਗਜ _ਬਾਜ ਰਥ _ਮੁੰਡ ਕਰਿ ਸੁੰਡ ਭਟ ਤੁੰਡ ਨਿਆਰੇ। 

ਤੁਸੇ ਭੂਤ ਬੈਤਾਲ ਭੈਰਵਿ ਭਭਗੀ ਜੁਗਨੀ ਪੈਰ ਖਪਰਿ ਉਲਟਿ ਉਰਿ ਸੁ ਧਾਰੇ। 

ਭਨੈ ਰਾਮ ਸੰਗਰਾਮ ਅਤਿ ਤੁਮਲ ਦਾਰੁਨ ਭਯੋ ਮੋਨ ਤਜਿ ਸਿਵ ਬੁਹਮ ਜੀਅ ਡਰਾਰੇ। ੧੮0੮। 


ਸ਼ਵੰਯਾ 
ਜਬ ਸਾਮ ਸੁ ਪਉਰਖ ਏਤੋਂ ਕੀਯੋ _ਅਰਿ ਸੈਨਹੁ ਤੇ ਭਟ ਏਕ ਪੁਕਾਰਿਯੋ। 
ਕਾਨ੍ਹ ਬਡੋ ਬਲਵੰਡ ਪ੍ਰਚੰਡ ਘਮੰਡ ਕੀਯੋ ਅਤਿ ਨੈਕੁ ਨ ਹਾਰਿਯੋ। 
ਤਾ ਤੇ ਅਬੈ ਭਜੀਐ ਤਜੀਐ ਰਨ ਯਾ ਤੇ ਨ ਕੋਊ ਬਚਿਯੋ ਬਿਨੁ ਮਾਰਿਯੋ। 
ਬਾਲਕ ਜਾਨ ਕੈ _ਭੂਲਹੁ ਰੇ ਜਿਨਿ ਕੇਸ ਤੇ ਗਹਿ ਕੰਸ ਪਛਾਰਿਯੋ। ੧੮0੯। 


ਐਸੋ ਉਚਾਰ ਸਬੈ ਸੁਨਿ ਕੈ ਚਿਤ ਮੈ ਅਤਿ ਸੰਕਤਿ ਮਾਨ ਭਏ ਹੈ। 
ਕਾਇਰ ਭਾਜਨ ਕੋ ਮਨ ਕੀਨੋ ਹੈ ਸੂਰਨ ਕੇ ਮਨ ਕੋਪਿ ਤਏ ਹੈ। 
ਬਾਨ ਕਮਾਨ ਕ੍ਰਿਪਾਨਨ ਲੈ ਕਰਿ ਮਾਨ ਭਰੇ ਭਟ ਆਇ ਖਏ ਹੈ। 
ਸ੍ਯਾਮ ਲਯੋ ਅਸਿ _ਪਾਨਿ _ਸੰਭਾਰ ਹਕਾਰ _ਬ਼ਿਦਾਰ ਸੰਘਾਰਿ ਦਏ ਹੈ। ੧੮੧0। 


ਏਕ ਭਜੇ ਲਖਿ _ਭੀਰ ਪਰੀ ਜਦੁਬੀਰ ਕਹੀ _ਬਲਿਬੀਰ ਸੰਭਾਰੋ। 

ਸਸਤੁ ਜਿਤੇ ਤੁਮਰੇ ਪਹਿ ਹੈ ਜੁ ਅਰੇ ਅਰਿ ਤਾਹਿ ਹਕਾਰਿ ਸੰਘਾਰੋ। 

ਧਾਇ ਨਿਸੰਕ ਪਰੋ ਤਿਹ ਊਪਰਿ ਸੰਕ ਕਛੂ ਚਿਤ ਮੈ ਨ ਬਿਚਾਰੋ। 

ਭਾਜਤ ਜਾਤ ਜਿਤੇ ਰਿਪੁ ਹੈ ਤਿਹ ਪਾਸਿ ਕੇ ਸੰਗ ਗੁਸੋ ਜਿਨਿ ਮਾਰੋ। ੧੮੧੧। 


ਸ੍ਰੀ ਬ੍ਰਿਜਰਾਜ ਕੇ ਆਨਨ ਤੇ ਮੁਸਲੀਧਰ ਬੈਨ ਇਹੈ ਸੁਨਿ ਪਾਏ। 
ਮੂਸਲ ਅਉ ਹਲ ਪਾਨਿ ਲਯੋ _ਬਲਿ ਪਾਸਿ ਸੁਧਾਰ ਕੈ ਪਾਛੇ ਹੀ _ਧਾਏ। 
ਭਾਜਤ ਸਤ੍ਨ ਕੋ ਮਿਲ ਕੈ ਗਰਿ ਡਾਰਿ ਦਈ ਰਿਪੁ ਹਾਥ ਬੰਧਾਏ। 
ਏਕ _ਲਰੇ ਰਨ ਮਾਝ ਮਰੇ ਇਕ ਜੀਵਤ ਜੇਲਿ ਕੈ ਬੰਧ ਪਠਾਏ। ੧੮੧੨। 


ਸੀ ਜਦੁਬੀਰ ਕੇ ਬੀਰ ਤਬੈ ਅਰਿ ਸੈਨ ਕੇ ਪਾਛੇ ਪਰੇ ਅਸਿ ਧਾਰੇ। 
ਆਇ ਖਏ ਸੋਊ ਮਾਰਿ ਲਏ ਤੇਊ ਜਾਨਿ ਦਏ ਜਿਨਿ ਇਉ ਕਹਿਯੋ ਹਾਰੇ। 
ਜੋ ਨ ਟਰੇ ਕਬਹੂੰ ਰਨ ਤੇ ਅਰਿ ਤੇ ਬਲਿਦੇਵ ਕੇ ਬਿਕਰਮ ਟਾਰੇ। 
ਭਾਜਿ ਗਏ ਬਿਸੰਭਾਰ ਭਏ ਗਿਰਗੇ ਕਰ ਤੇ ਕਰਵਾਰਿ ਕਟਾਰੇ। ੧੮੧੩। 


ਕ੍ਰਿਸਨਾਵਤਾਰ ੫੭੯ 


ਹੋਇਆ ਹੈ ਅਤੇ ਤਲਵਾਰ, ਬਰਛੀ, _ਗਦਾ, ਛੁਰੀ, _ਜਮਧਾੜ 
ਦਲ ਦਾ ਨਾਸ਼ ਹੋਇਆ ਹੈ। ਲਹੂ ਦੀ ਨਦੀ ਭਰ ਗਈ ਹੈ 
; ਮੁੰਡ, ਹਾਥੀਆਂ ਦੇ ਸੁੰਡ ਅਤੇ ਯੋਧਿਆਂ ਦੇ ਸਿਰ ਵਖਰੇ ਵਖਰੇ 
ਕੇ) ਭੂਤ, _ਬੈਤਾਲ, ਭੈਰਉ ਡਰ ਗਏ ਹਨ ਅਤੇ ਜੋਗਣਾਂ 
ਨਾਲ ਲਾ ਕੇ ਭਜ ਗਈਆਂ ਹਨ। (ਕਵੀ) ਰਾਮ ਕਹਿੰਦੇ 
ਹੈ (ਜਿਸ ਦੇ ਫਲਸਰੂਪ) ਸ਼ਿਵ ਨੇ ਮੌਨ _ਛਡ ਦਿੱਤਾ 
ਹੈ _ਅਤੇ _ਬੁਹਮਾ _ਮਨ _ਵਿਚ _ਡਰ _ਗਿਆ ਹੈ।੧੮0੮। 


੧੧; 


ਕ੍ਰਿਸ਼ਨ ਨੇ ਇਤਨੀ ਬਹਾਦਰੀ ਵਖਾਈ (ਤਦ) ਵੈਰੀ ਸੈਨਾ ਤੋਂ ਇਕ ਸੂਰਮਾ 
3 ਬਹੁਤ ਬਲਵਾਨ _ਅਤੇ ਪ੍ਰਚੰਡ (ਯੋਧਾ) ਹੈ, ਜਿਨ੍ਹਾਂ ਨੇ _ਘਮੰਡ 
ਕੀਤਾ ਤੋਂ ਜ਼ਰਾ ਨਹੀਂ ਹਾਰਿਆ ਹੈ। ਇਸ ਵਾਸਤੇ ਹੁਣ ਰਣ ਨੂੰ ਛਡ ਕੇ ਭਜਣਾ 
ਚਾਹੀਦਾ ਹੈ ਕਿਉਂਕਿ ਇਸ ਤੋਂ ਮਾਰੇ ਜਾਣ ਤੋਂ ਬਿਨਾ ਕੋਈ ਨਹੀਂ ਬਚਿਆ। (ਇਸ ਨੂੰ) 
ਬਾਲਕ ਜਾਣ ਕੇ ਨ ਭੁਲਿਓ ਜਿਸ ਨੇ ਕੇਸਾਂ ਤੋਂ ਪਕੜ ਕੇ ਕੰਸ ਨੂੰ ਪਟਕਾ ਸੁਟਿਆ 
ਅਜਿਹੇ ਬੋਲ ਸੁਣ _ਕੇ ਸਾਰਿਆਂ ਦੇ ਚਿਤ ਬਹੁਤ ਸ਼ੈਕਿਤ ਹੋ__ਗਏ _ਹਨ। _ਕਾਇਰਾਂ 
ਮਨ ਬਣਾ ਅਤੇ ਸੂਰਮਿਆਂ ਦੇ ਮਨ ਕ੍ਰੋਧ ਨਾਲ _ਤਪ _ਗਏ _ਹਨ। 
ਬਾਣ, _ਕਮਾਨਾਂ ਅਤੇ ਕ੍ਰਿਪਾਨਾਂ ਹੱਥ ਵਿਚ ਲੈ ਕੇ ਅਭਿਮਾਨ ਨਾਲ ਭਰੇ ਹੋਏ ਯੋਧੇ ਆ ਕੇ 
ਖੈਬੜ ਪਏ _ਹਨ। ਕ੍ਰਿਸ਼ਨ ਨੇ ਵੀ ਹੱਥ ਵਿਚ ਤਲਵਾਰ ਲੈ ਕੇ ਵੈਗਾਰਦੇ ਹੋਇਆਂ (ਵੈਰੀਆਂ 
ਮਾਰ _ਕੇ _ਨਸ਼ਟ _ਕਰ ਦਿੱਤਾ _ਹੈ।੧੮੧0। 

(ਯੁੱਧ ਵਿਚ) ਸੰਕਟ ਦੀ ਸਥਿਤੀ ਪੈਦਾ ਹੋ ਜਾਣ ਤੇ ਕਈ ਯੋਧੇ ਭਜੇ ਜਾ ਰਹੇ 
ਹਨ। _(ਉਦੋਂ) ਸ੍ਰੀ ਕ੍ਰਿਸ਼ਨ ਨੇ _ਬਲਰਾਮ ਨੂੰ _ਕਿਹਾ--ਸੰਭਲੋ, ਅਤੇ ਜਿਤਨੇ _ਵੀ ਤੁਹਾਡੇ _ਕੋਲ 
ਸ਼ਸਤ੍ਰ _ਹਨ, ਉਨ੍ਹਾਂ ਨਾਲ, _ਅੜਨ _ਵਾਲਿਆਂ ਵੈਰੀਆਂ ਨੂੰ, ਲਲਕਾਰ ਕੇ ਮਾਰ _ਦਿਓ। _ਨਿਸੰਗ 

ਉਂ ਕੇ ਪੈ ਜਾਓ ਅਤੇ ਮਨ ਵਿਚ ਜ਼ਰਾ ਜਿੰਨਾ ਸੰਸਾ ਨ ਵਿਚਾਰੋ। ਜਿਤਨੇ 
ਵੈਰੀ _ਭਜੀ ਜਾ ਰਹੇ ਹਨ, ਉਨ੍ਹਾਂ ਨੂੰ ਪਾਸ _ਨਾਲ _ਪਕੜ ਲਵੋ, _ਮਾਰੋ __ਨ।੧੮੧੧। 

(ਜਿਸ ਵੇਲੇ) ਬਲਰਾਮ ਨੇ ਸ੍ਰੀ ਕ੍ਰਿਸ਼ਨ ਦੇ ਮੂੰਹੋਂ ਇਹ ਬੋਲ ਸੁਣ ਲਏ ਤਾਂ ਮੂਸਲ 
ਅਤੇ ਨੂੰ ਹੱਥ ਵਿਚ ਪਕੜ ਕੇ ਅਤੇ ਪਾਸ ਨੂੰ ਧਾਰਨ ਕਰ ਕੇ ਬਲਰਾਮ (ਉਨ੍ਹਾਂ ਵੈਰੀਆਂ 
ਜਾਂਦੇ ਵੈਰੀਆਂ ਨੂੰ (ਪਿਛੋਂ) ਮਿਲ ਕੇ ਗਲ ਵਿਚ (ਪਾਸ) ਪਾ 
ਬੰਨ੍ਹ ਕੇ ਰਣ-ਭੂਮੀ _ਵਿਚ ਮਰ _ਗਏ ਅਤੇ 
ਭੇਜ _ਦਿੱਤਾ _ਹੈ।੧੮੧੨। 
ਕੇ ਵੈਰੀ ਦੀ ਸੈਨਾ ਦੇ ਪਿਛੇ ਧੈ ਗਏ 
ਲਿਆ ਹੈ ਅਤੇ ਉਨ੍ਹਾਂ ਨੂੰ ਜਾਣ ਦਿੱਤਾ ਹੈ 
ਗਏ ਹਾਂ। ਜੋ (ਵੈਰੀ ਯੋਧੇ) ਕਦੇ ਰਣਭੂਮੀ 


ਉਂ ਸੁ ਭਜ ਗਏ ਹਨ ਅਤੇ ਉਨ੍ਹਾਂ ਦੇ ਹੱਥਾਂ ਵਿਚੋਂ ਤਲਵਾਰਾਂ `ਅਤੇ _ਕਟਾਰਾਂ 
ਡਿ ਪਈਆਂ _ਹਨ।੧੮੧੩। 


ਰੂ 
ਜ਼ 
੬1 


੫੮0 ਸੀ _ਦਸਮ-ਗ੍ਰੰਥ _ਸਾਹਿਬ 


ਜੋ ਭਟ ਠਾਢੇ ਰਹੇ ਰਨ ਮੈ ਤੇਊ ਦਉਰਿ ਪਰੇ ਤਿਹ ਠਉਰ ਰਿਸੈ ਕੈ। 

ਚਕ੍ਰ ਗਦਾ ਅਸਿ ਲੋਹਹਥੀ ਬਰਛੀ ਪਰਸੇ ਅਰਿ ਨੈਨ ਚਿਤੈ ਕੈ। 

ਨੈਕੁ ਡਰੈ ਨਹੀ ਧਾਇ ਪਰੈ ਭਟ ਗਾਜਿ ਸਬੈ ਪ੍ਰਭ ਕਾਜ ਜਿਤੈ ਕੈ। 

ਅਉਰ ਦੁਹੂੰ ਦਿਸ ਜੁਧ ਕਰੈ ਕਬਿ ਸ੍ਯਾਮ ਕਹੈ ਸੁਰ ਧਾਮ ਹਿਤੈ ਕੈ। ੧੮੧੪। 


ਪੁਨਿ ਜਾਦਵ ਧਾਇ ਪਰੇ ਇਤ ਤੇ ਉਤ ਤੇ ਮਿਲਿ ਕੈ ਅਰਿ ਸਾਮੁਹੇ ਧਾਏ। 
ਆਵਤ ਹੀ ਤਿਨ ਆਪਸਿ ਬੀਚ _ਹਕਾਰਿ _ਹਕਾਰਿ ਪ੍ਰਹਾਰ ਲਗਾਏ। 
ਏਕ ਮਰੇ ਇਕ ਸਾਸ ਭਰੇ ਤਰਫੈ ਇਕ ਘਾਇਲ ਭੂ ਪਰ ਆਏ। 

ਮਾਨੋ ਮਲੰਗ _ਅਖਾਰਨ ਭੀਤਰ _ਲੋਟਤ ਹੈ ਬਹੁ _ਭਾਂਗ ਚੜਾਏ। _੧੮੧੫। 


ਕਾ/ਭਤੁ 
ਬਡੇ _ਸ੍ਰਾਮਿਕਾਰਜੀ ਅਟਲ ਸੂਰ ਆਹਵ ਮੈ ਸਤ੍ਨ ਕੇ ਸਾਮੁਹੇ ਤੇ ਪੈਗੁ ਨ ਟਰਤ ਹੈ। 
ਬਰਛੀ ਕ੍ਰਿਪਾਨ ਲੈ ਕਮਾਨ ਬਾਨ ਸਾਵਧਾਨ ਤਾਹੀ ਸਮੇ ਚਿਤ ਮੈ ਹੁਲਾਸ ਕੈ ਲਰਤ ਹੈ। 
ਜੂਝ ਕੈ ਪਰਤ _ਭਵਸਾਗਰ _ਤਰਤ ਭਾਨੁ ਮੰਡਲ ਕਉ ਭੇਦ ਪ੍ਯਾਨ ਬੈਕੁੰਠ ਕਰਤ ਹੈ। 
ਕਹੈ ਕਬਿ ਸ੍ਯਾਮ ਪ੍ਰਾਨ ਅਗੇ ਕਉ ਧਸਤ ਐਸੇ ਜੈਸੇ ਨਰ ਪੈਰ ਪੈਰ ਕਾਰੀ ਪੈ ਧਰਤ ਹੈ। ੧੮੧੬। 


ਹਾਵੀੰਯ” 
ਇਹ ਭਾਤਿ ਕੋ ਜੁਧੁ ਭਯੋ ਲਖਿ ਕੈ ਭਟ ਕੂਰਧਤ ਹ੍ਹੈ ਰਿਪੁ ਓਰਿ ਚਹੈ। 
ਬਰਛੀ ਕਰਿ _ਬਾਨ _ਕਮਾਨ ਕ੍ਰਿਪਾਨ ਗਦਾ ਪਰਸੇ _ਤਿਰਸੂਲ ਗਹੈ। 
ਰਿਪੁ ਸਾਮੁਹੇ ਧਾਇ ਕੈ ਘਾਇ ਕਰੈ ਨ ਟਰੈ ਬਰ ਤੀਰ ਸਰੀਰ ਸਹੈ। 
ਪੁਰਜੇ ਪੁਰਜੇ ਤਨ ਹੈ ਰਨ ਮੈ ਦੁਖੁ ਤੋ ਮਨ ਮੈ ਮੁਖ ਤੇ ਨ ਕਹੈ। ੧੮੧੭। 


ਜੇ ਭਟ ਆਇ ਅਯੋਧਨ ਮੈ ਕਰਿ ਕੋਪ ਭਿਰੇ ਨਹਿ ਸੈਕਿ ਪਧਾਰੇ। 

ਸਸਤ੍ਰ ਸੰਭਾਰਿ ਸਬੈ ਕਰ ਮੈ ਤਨ ਸਉਹੇ ਕਰੈ ਨਹਿ ਪ੍ਰਾਨ ਪਿਆਰੇ। 
ਰੋਸ ਭਰੇ ਜੋਊ ਜੂਝ ਮਰੇ ਕਬਿ ਸ੍ਯਾਮ ਰਰੇ ਸੁਰ ਲੋਗਿ ਸਿਧਾਰੇ। 

ਤੇ ਇਹ ਭਾਤਿ ਕਹੈ ਮੁਖ ਤੇ ਸੁਰ ਧਾਮਿ ਬਸੇ ਬਡੇ ਭਾਗ ਹਮਾਰੇ। ੧੮੧੮। 


ਏਕ ਅਯੋਧਨ ਮੈ ਭਟ ਯੋ ਅਰਿ ਕੈ ਬਰਿ ਕੈ ਲਰਿ ਭੂਮਿ ਪਰੈ। 
ਇਕ ਦੇਖ ਦਸਾ ਭਟ ਆਪਨ ਕੀ ਕਬਿ ਸ੍ਯਾਮ ਕਹੈ ਜੀਅ ਕੋਪ ਲਰੈ। 


ਕ੍ਰਿਸਨਾਵਤਾਰ ੫੮੧ 


ਜਿਹੜੇ ਯੋਧੇ _ਰਣ-ਭੂਮੀ ਵਿਚ ਡਟੇ ਰਹੇ ਹਨ, ਉਹੀ ਕ੍ਰੋਧਿਤ ਹੋਕੇ ਉਸ ਥਾਂ ਤੇ 
ਭਜ ਕੇ ਜਾ ਪਏ ਹਨ। ਉਨ੍ਹਾਂ ਨੂੰ ਅੱਖਾਂ ਨਾਲ ਵੇਖ ਕੇ (ਸ੍ਰੀ ਕ੍ਰਿਸ਼ਨ ਦੇ ਸੈਨਿਕਾਂ ਨੇ) ਚੱਕਰ, 
ਗਦਾ, _ਤਲਵਾਰ, _ਲੋਹੇ _ਦੀ _ਮੁਠ _ਵਾਲੀ _ਬਰਛੀ, _ਕੁਹਾੜੇ (ਆਦਿ _ਸ਼ਸਤੁ _ਧਾਰਨ) _ਕਰ _ਲਏ 
ਹਨ। (ਉਹ) ਜ਼ਰਾ ਜਿੰਨੇ ਵੀ ਡਰੇ ਨਹੀਂ ਹਨ ਅਤੇ ਸ੍ਰੀ ਕ੍ਰਿਸ਼ਨ ਦੀ ਜਿਤ ਦੇ ਕਾਰਜ ਲਈ 
ਸਾਰੇ ਯੋਧੇ ਗੱਜ _ਕੇ ਪੈ ਗਏ _ਹਨ। ਕਵੀ ਸ਼ਿਆਮ _ਕਹਿੰਦੇ ਹਨ, _ਸੁਅਰਗ _ਦੀ ਪ੍ਰਾਪਤੀ 
ਲਈ ਦੋਹਾਂ _ਪਾਸਿਆਂ _(ਦੇ ਸੂਰਮੇ) ਯੁੱਧ _ਕਰ _ ਰਹੇ _ਹਨ।੧੮੧੪। 

ਫਿਰ ਇਧਰੋ' ਮਿਲ ਕੇ _ਯਾਦਵ ਸੂਰਮਿਆਂ ਨੇ _ਹੱਲਾ ਬੋਲ ਦਿੱਤਾ ਅਤੇ ਉਧਰੋਂ ਵੈਰੀ 
ਦੇ ਸਾਹਮਣੇ ਆ ਡਟੇ ਹਨ। ਆਉਂਦਿਆਂ ਹੀ ਉਨ੍ਹਾਂ ਨੇ ਆਪਸ ਵਿਚ ਲਲਕਾਰ _ਲਲਕਾਰ 
ਕੇ ਚੋਟਾਂ ਲਗਾਈਆਂ _ਹਨ। ਇਕ _ਮਰ _ਗਏ ਹਨ, ਇਕ ਲੌਬੇ ਸਾਹ ਲੈ ਰਹੇ ਹਨ, ਇਕ 

ਹੋ ਕੇ ਧਰਤੀ ਉਤੇ _ਤੜਫ ਰਹੇ _ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ ਬਹੁਤ 
ਸਾਰੀ _ਭੰਗ _ਪੀ _ਕੇ ਮਲੰਗ _ ਅਖਾੜਿਆਂ _ਵਿਚ _ਲੇਟੇ _ਪਏ _ ਹੋਣ।੧੮੧੫। 


ਪ੍ਰਕਾਰ ਦਾ ਯੁੱਧ ਹੋਇਆ ਵੇਖ ਕੇ ਯੋਧੇ ਕ੍ਰੋਧਿਤ ਹੋਏ ਵੈਰੀ ਵਲ ਵੇਖਦੇ _ਹਨ। 
ਬਰਛੀ, _ਧਨੁਸ਼ _ਬਾਣ, ਕ੍ਰਿਪਾਨ, ਗਦਾ, ਕੁਹਾੜਾ, ਤ੍ਰਿਸ਼ੂਲ (ਆਦਿ _ਸ਼ਸਤ੍) _ਪਕੜੇ 
ਵੈਰੀ ਦੇ ਸਾਹਮਣੇ ਜਾ ਕੇ ਵਾਰ _ਕਰਦੇ ਹਨ, (ਉਹ) ਸੂਸ਼ਠ ਯੋਧੇ ਸ਼ਰੀਰ ਉਤੇ 

ਨਹੀਂ ਹਟਦੇ _ਹਨ। _ਰਣ-ਭੂਮੀ _ਵਿਚ ਸ਼ਰੀਰ ਟੋਟੇ ਹੋ ਕੇ 
ਜੋ) ਦੁਖ ਉਨ੍ਹਾਂ ਦੇ ਮਨ ਵਿਚ ਹੈ, ਉਹ ਮੁਖ ਤੋਂ ਨਹੀਂ ਕਹਿੰਦੇ 
“ਹਾਇ” ਦੀ ਆਵਾਜ਼ _ਤਕ _ ਨਹੀਂ _ ਕਢਦੇ)।੧੮੧੭। 


੫੮੨ 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਸਸਤ੍ਰ ਸੰਭਾਰਿ ਹਕਾਰਿ ਪਰੈ ਘਨ ਸ੍ਯਾਮ ਸੋ ਆਇ ਅਰੈ ਨ ਟਰੈ। 
ਤਜਿ ਸੰਕ _ਲਰੈ ਰਨ ਮਾਝ ਮਰੈ ਤਤਕਾਲ _ਬਰੰਗਨ ਜਾਇ ਬਰੈ। _੧੮੧੯। 


ਇਕ ਜੂਝਿ ਪਰੈ ਇਕ ਦੇਖਿ ਡਰੈ ਇਕ ਤਉ ਚਿਤ ਮੈ ਅਤਿ ਕੋਪ ਭਰੈ। 

ਕਹਿ ਆਪਨੇ ਆਪਨੇ ਸਾਰਥੀ ਸੋ ਸੁ ਧਵਾਇ ਕੈ ਸ੍ਯੰਦਨ ਆਇ ਅਰੈ। 
ਤਲਵਾਰ ਕਟਾਰਨ ਸੰਗ ਲਰੈ ਅਤਿ _ਸੰਗਰ ਮੋ ਨਹਿ ਸੰਕ ਧਰੈ। 

ਕਬਿ ਸ੍ਯਾਮ ਕਹੈ ਜਦੁਬੀਰ ਕੇ ਸਾਮੁਹੇ ਮਾਰਿ ਹੀ ਮਾਰਿ ਕਰੈ ਨ ਟਰੈ। ੧੮੨0। 


ਜਬ ਯੌ ਭਟ ਆਵਤ ਸ੍ਰੀ ਹਰਿ ਸਾਮੁਹੇ ਤਉ ਸਬ ਹੀ ਪੂਭ ਸਸਤ੍ਰ ਸੰਭਾਰੇ। 
ਕੋਪ ਬਢਾਇ ਚਿਤੈ ਤਿਨ ਕਉ ਇਕ ਬਾਰ ਹੀ _ਬੈਰਨ ਕੇ ਤਨ ਝਾਰੇ। 
ਏਕ ਹਨੇ ਅਰਿ ਪਾਇਨ ਸੋ ਇਕ ਦਾਇਨ ਸੋ ਗਹਿ ਭੂਮਿ ਪਛਾਰੇ। 
ਤਾਹੀ ਸਮੈ ਤਿਹ ਆਹਵ ਮੈ ਬਹੁ ਸੂਰ ਬਿਨਾ ਕਰਿ ਪ੍ਰਾਨਨ ਡਾਰੇ। ੧੮੨੧। 


ਏਕ ਲਗੇ ਭਟ ਘਾਇਨ ਕੇ ਤਜਿ ਦੇਹ ਕੋ ਪ੍ਰਾਨ ਗਏ ਜਮ ਕੇ ਘਰਿ। 
ਸੁੰਦਰ ਅੰਗ ਸੁ ਏਕਨਿ ਕੇ ਕਬਿ ਸ੍ਯਾਮ ਕਹੈ ਰਹੇ ਸ੍ਰੋਤ ਸੋ _ਭਰਿ। 
ਏਕ _ਕਬੰਧ ਫਿਰੈ ਰਨ ਮੈ ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ। 
ਏਕ ਸੁ ਸੰਕਤਿ ਹੂਹੈ ਚਿਤ ਮੈ ਤਜਿ ਆਹਵ ਕੋ ਨਿਿਪ ਤੀਰ ਗਏ ਡਰਿ। ੧੮੨੨। 


ਭਾਜਿ ਤਬੈ ਭਟ ਆਹਵ ਤੇ ਮਿਲਿ ਭੂਪ ਧੈ ਜਾਇ ਕੈ ਐਸੇ ਪੁਕਾਰੇ। 

ਜੇਤੇ ਸੁ ਬੀਰ ਪਠੇ ਤੁਮ ਰਾਜ ਗਏ ਹਰਿ ਪੈ ਹਥਿਆਰ ਸੰਭਾਰੇ। 

ਜੀਤ ਨ ਕੋਊ ਸਕੇ ਤਿਹ ਕੋ ਹਮ ਤੋ ਸਬ ਹੀ ਬਲ ਕੈ ਰਨ ਹਾਰੇ। 

ਬਾਨ ਕਮਾਨ ਸੁ ਤਾਨ ਕੈ ਪਾਨਿ ਸਬੈ ਤਿਨ ਪ੍ਰਾਨ ਬਿਨਾ ਕਰਿ _ਡਾਰੇ। ੧੮੨੩। 


ਇਉ ਨ੍ਰਿਪ ਕਉ ਭਟ ਬੋਲ ਕਹੈ ਹਮਰੀ ਬਿਨਤੀ ਪ੍ਰਭ ਜੂ ਸੁਨਿ ਲੀਜੈ। 
ਆਹਵ ਮੌਤ੍ਰਨ ਸਉਪ ਚਲੋ ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ। 
ਆਜ ਲਉ ਲਾਜ ਰਹੀ ਰਨ ਮੈ ਸਮ ਜੁਧੁ ਭਯੋ ਅਜੋ ਬੀਰ ਨ ਛੀਜੈ। 


ਸ੍ਯਾਮ ਤੇ ਜੁਧ ਕੀ ਸ੍ਯਾਮ ਭਨੈ ਸੁਪਨੇ ਹੂ ਮੈ ਜੀਤ ਕੀ ਆਸ ਨ ਕੀਜੈ। ੧੮੨੪। 


ਦੰਹਰਾ 
ਜਰਾਸੈਧਿ ਏ ਬਚਨ ਸੁਨਿ ਰਿਸਿ ਕਰਿ ਬੋਲਿਯੋ ਬੈਨ। 
ਸਕਲ _ਸੁਭਟ ਹਰਿ ਕਟਿਕ ਕੈ ਪਠਵੋ ਜਮ ਕੇ ਐਨਿ। ੧੮੨੫। 


ਕ੍ਰਿਸਨਾਵਤਾਰ ੫੮੩ 


ਆ ਕੇ ਅੜ ਖੜੋਤੇ ਹਨ ਅਤੇ ਟਲੇ ਨਹੀਂ ਹਨ। (ਉਹ) ਸੈਸੇ ਨੂੰ ਛਡ ਕੇ ਲੜੇ ਹਨ ਅਤੇ 
ਰਣ-ਭੂਮੀ ਵਿਚ _ਮਰ _ਗਏ _ਹਨ। (ਉਨ੍ਹਾਂ ਨੂੰ) ਅਪੌਂਛਰਾਵਾਂ ਨੇ ਜਾ ਕੇ ਤੁਰਤ ਵਰ _ਲਿਆ 
ਹੰ।੧੮੧੯। 


ਇਕ ਲੜ ਮਰੇ ਹਨ, ਇਕ (ਸਥਿਤੀ ਨੂੰ) ਵੇਖ ਕੇ ਡਰ ਗਏ ਹਨ ਅਤੇ ਇਕਨਾਂ 
ਦੇ ਚਿਤ ਵਿਚ ਤਾਂ ਬਹੁਤ ਕ੍ਰੋਧ ਭਰ _ਗਿਆ ਹੈ। ਆਪਣੇ ਆਪਣੇ _ਰਥਵਾਨਾਂ ਨੂੰ ਕਹਿ ਕੇ 
ਅਤੇ _ਚਥਾਂ ਨੂੰ ਭਜਾ ਕੇ _(ਯੁੱਧ-ਭੂਮੀ) ਵਿਚ ਆ ਡਟੇ ਹਨ। (ਉਹ) ਤਲਵਾਰਾਂ, _ਕਟਾਰਾਂ 
(ਆਦਿ ਸ਼ਸਤਰਾਂ) ਨਾਲ _ਬਹੁਤ _ਲੜੇ _ਹਨ ਅਤੇ ਯੁੱਧ-ਭੂਮੀ ਵਿਚ ਕੋਈ ਡਰ _ਨਹੀਂ ਮੰਨਿਆ 
ਹੈ। ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ 'ਮਾਰੋ-ਮਾਰੋ”` ਪੁਕਾਰਦੇ ਹਨ ਅਤੇ 
ਟਲਦੇ ਨਹੀ ਹਨ।੧੮੨0। 


ਜਦ ਇਸ ਤਰ੍ਹਾਂ ਸੂਰਮੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਸਾਰੇ ਸ਼ਸਤ੍ਰ 
ਸੰਭਾਲ ਲੈਂਦੇ ਹਨ। ਉਨ੍ਹਾਂ ਨੂੰ ਵੇਖ ਕੇ ਕ੍ਰੋਧ ਨੂੰ ਵਧਾ ਲੈਂਦੇ ਹਨ ਅਤੇ ਇਕੋ ਵਾਰ (ਸ਼ਸਤਰਾਂ 
ਹਨ। _ਇਕਨਾਂ (ਵੈਰੀਆਂ ਨੂੰ) ਪੈਰਾਂ _ਨਾਲ _ਮਾਰ 
ਨਾਲ ਪਕੜ ਕੇ ਭੂਮੀ _ਉਤੇ _ਪਟਕਾ ਮਾਰਿਆ ਹੈ। ਉਸ 
ਨੂੰ ਬਿਨਾ ਪ੍ਰਾਣ _ਕਰ _ਦਿੱਤਾ _ਹੈ।੧੮੨੧। 


ਹਰ 
। 
ਹੀ 


£ 
3 
ਰਿ 
8 


ਸੰਭਾਲ ਕੇ ਸ੍ਰੀ ਕ੍ਰਿਸ਼ਨ ਉਪਰ ਜਾ ਪਏ _ਸਨ। ਪਰ (ਉਨ੍ਹਾਂ ਵਿਚੋਂ) ਕੋਈ ਨੂੰ ਜਿਤ 
ਨਹੀਂ ਸਕਿਆ ਹੈ। ਅਸੀਂ ਸਾਰੇ ਬਲ _ਪੂਰਵਕ (ਯੁੱਧ _ਕਰ ਕੇ) _ਰਣਭੂਮੀ ਵਿਚ _ਹਾਰ _ਗਏ 
ਹਾਂ। (ਸ੍ਰੀ ਕ੍ਰਿਸ਼ਨ ਨੇ) ਧਨੁਸ਼-ਬਾਣ ਨੂੰ ਹੱਥ ਵਿਚ ਕਸ ਕੇ ਉਨ੍ਹਾਂ ਸਾਰਿਆਂ ਨੂੰ ਪ੍ਰਾਣਾਂ ਤੋਂ 
ਬਿਨਾ _ਕਰ ਦਿੱਤਾ ਹੈ।੧੮੨੩। 

ਰਾਜਾ _(ਜਰਾਸੈਧ) ਨੂੰ ਯੋਧਿਆਂ ਨੇ ਇਸ ਤਰ੍ਹਾਂ ਬੋਲ 
ਬੇਨਤੀ ਸੁਣ ਲਵੋ। ਯੁੱਧ (ਦੀ ਵਿਵਸਥਾ) ਮੰਤਰੀਆਂ ਨੂੰ ਸੌਂਪ ਨੂ 
ਨਗਰ ਨੂੰ ਸੁਖ _ਦਿਓ। ਹੁਣ ਤਕ ਤਾਂ ਯੁੱਧ ਵਿਚ ਲਾਜ ਰਹੀ ਹੈ (ਕਿਉਂਕਿ ਹਾਲਾਂ ਤਕ) 
ਬਰਾਬਰ _ਦਾ_ ਯੁੱਧ ਹੋਇਆ ਹੈ ਅਤੇ ਅਜੇ (ਚੋਣਵੇਂ) ਸੂਰਮੇ ਮੋਏ ਨਹੀਂ _ਹਨ। (ਕਵੀ) ਸ਼ਿਆਮ 
ਕਹਿੰਦੇ ਹਨ, (ਉਨ੍ਹਾਂ ਯੋਧਿਆਂ ਨੇ ਰਾਜੇ ਨੂੰ ਦਸਿਆ) ਕਿ ਸ਼ਿਆਮ ਕੋਲੋਂ ਯੁੱਧ _ਜਿਤਣ ਦੀ 


ਆਸ _ ਸੁਪਨੇ _ਵਿਚ _ਵੀ ਨ _ਕਰੋ।੧੮੨੪। 


ਦੰਹਰਾ 


ਤਮ 
ਤੋ 
ਧੀ 
ਬੰ ਕੰ 


ਕੇ 
ਕੇ ਘਰ ਨੂੰ ਚਲੋ ਅਤੇ ਸਾਰੇ 


ਸੁਣ ਕੇ ਕ੍ਰੋਧਿਤ ਹੋ ਕੇ ਬਚਨ ਬੋਲਣ ਲਗਿਆ ਕਿ 


ਬਚਨ 
ਸੀ ਕਿਸ਼ਨ ਦੀ ਸੈਨਾ ਦੇ ਸਾਰੇ ਯੋਧੇ (ਮੈਂ) _ਯਮਰਾਜ _ਦੇ ਘਰ _ ਭੇਜ _ਦਿਆਂਗਾ।੧੮੨੫। 


੫੮੪ 


੮. 


ਕਾ ਭਯੋ ਜੋ ਮਘਵਾ ਬਲਵੰਡ ਹੈ ਆਜ ਹਉ ਤਾਹੀ ਸੋ _ਜੁਧੁ ਮਚੈ ਹਉ। 
ਭਾਨੁ ਪ੍ਰਚੰਡ ਕਹਾਵਤ ਹੈ ਹਨਿ ਤਾਹੀ ਕੋ ਹਉ ਜਮ ਧਾਮਿ ਪਠੈ ਹਉ। 
ਅਉ ਜੁ ਕਹਾ ਸਿਵ ਮੋ ਬਲੁ ਹੈ ਮਰਿ ਹੈ ਪਲ ਮੈ ਜਬ ਕੋਪ ਬਢੈ ਹੋ। 
ਪਉਰਖ ਰਾਖਤ ਹਉ ਇਤਨੋ ਕਹਾ ਭੂਪ ਹ੍ਹੈ ਗੂਜਰ ਤੇ ਭਜਿ ਜੈ ਹੋ। ੧੮੨੬। 


ਇਉ ਕਹਿ ਕੈ ਮਨਿ ਕੋਪ ਭਰਿਓ ਚਤੁਰੰਗ ਚਮੂੰ ਜੁ ਹੁਤੀ ਸੁ ਬੁਲਾਈ। 
ਆਇ ਹੈ ਸਸਤ੍ _ਸੰਭਾਰਿ ਸਬੈ ਸੰਗ ਸਯਾਮ ਮਚਾਵਨ ਕਾਜ ਲਰਾਈ। 
ਛਤ੍ਹ _ਤਨਾਇ ਕੈ ਪੀਛੇ ਚਲਿਯੋ ਨ੍ਰਿਪ ਸੈਨ ਸਬੈ ਤਿਹ ਆਗੇ ਸਿਧਾਈ। 
ਮਾਨਹੁ _ਪਾਵਸ ਕੀ _ਰਿਤੁ ਮੈ ਘਨਘੋਰ ਘਟਾ ਘੁਰ ਕੈ ਉਮਡਾਈ। ੧੮੨੭। 


ਭੂਆ ਕਾਲ ਗਾ ਸੋ 
ਦੰਹਰਾ 
ਭੂਪ ਤਬੈ ਹਰਿ ਹੇਰਿ ਕੈ ਐਸੋ ਕਹਿਓ ਸੁਨਾਇ। 
ਤੂੰ ਗੁਆਰ ਛਤ੍ਰੀਨ ਸੋ ਜੂਝ _ਕਰੈਗੋ ਆਇ। ੧੮੨੮। 
ਨਰਸ ਠਾਲ ੫ ਸੋਂ 
ਹਾਵੀਯਾਂ 
ਛਤ੍ਹੀ ਕਹਾਵਤ ਆਪਨ ਕੋ _ਭਜਿ ਹੋਂ ਤਬ ਹੀ ਜਬ ਜੁਧ ਮਚੈ ਹੋ। 
ਧੀਰ ਤਬੈ ਲਖਿ ਹੋ ਤੁਮ ਕੋ ਜਬ ਭੀਰ ਪਰੈ ਇਕ ਤੀਰ ਚਲੈ ਹੋ। 
ਮੂਰਛ ਹੈ ਅਬ ਹੀ ਛਿਤ ਮੈ ਗਿਰਹੋ ਨਹਿ ਸ੍ਯੰਦਨ ਮੈ ਠਹਰੈ ਹੋ। 
ਏਕਹ ਬਾਨ ਲਗੇ ਹਮਰੋ ਨਭ ਮੰਡਲ ਪੈ ਅਬ ਹੀ ਉਡ ਜੈ ਹੋ। ੧੮੨੯। 


ਇਉ ਜਬ ਬੈਨ ਕਹੇ ਬ੍ਰਿਜ ਭੂਖਨ ਤਉ ਮਨ ਮੈ ਨ੍ਰਿਪ ਕੋਪ ਬਢਾਯੋ। 
ਸਾਰਥੀ ਆਪਨ ਕੋ ਕਹਿ ਕੈ ਰਥ ਤਉ ਜਦੁਰਾਇ ਕੀ ਓਰ ਧਵਾਯੋ। 
ਚਾਪ ਚਢਾਇ ਮਹਾ ਰਿਸ ਖਾਇ ਕੈ ਲੋਹਤਿ ਬਾਨ ਸੁ ਥੈਚ ਚਲਾਯੋ। 
ਸੀ _ਗਰੁੜਾਸਨਿ ਜਾਨ ਕੈ ਸ੍ਯਾਮ ਮਨੋ _ਦੁਰਬੇ _ਕਹੁ _ਤਛਕ ਧਾਯੋ। ੧੮੩0। 


ਆਵਤ ਤਾ ਸਰ ਕੋ ਲਖਿ ਕੈ ਬ੍ਰਿਜ ਨਾਇਕ ਆਪਨੇ ਸਸਤ੍ਰ _ਸੰਭਾਰੇ। 
ਕਾਨ ਪੁਮਾਨ ਲਉ ਖੈਚ ਕਮਾਨ ਚਲਾਇ ਦਏ ਜਿਨ ਕੇ ਪਰ ਕਾਰੇ। 
ਭੂਪ _ਸੰਭਾਰ ਕੈ ਢਾਲ ਲਈ ਤਿਹ ਮਧ ਲਗੇ ਨਹਿ ਜਾਤ ਨਿਕਾਰੇ। 
ਮਾਨਹੁ ਸੂਰਜ ਕੇ ਗ੍ਰਸਬੇ ਕਹੁ ਰਾਹੁ ਕੇ ਬਾਹਨ ਪੰਖ ਪਸਾਰੇ। ੧੮੩੧। 


ਭੂਪਤਿ _ਪਾਨਿ ਕਮਾਨ ਲਈ ਬ੍ਰਿਜ ਨਾਇਕ ਕਉ ਲਖਿ ਬਾਨ _ਚਲਾਏ। 
ਇਉ ਛੁਟਕੇ ਕਰ ਕੇ ਬਰ ਤੇ ਉਪਮਾ ਤਿਹ ਕੀ ਕਬਿ ਸ੍ਯਾਮ ਸੁਨਾਏ। 


ਕ੍ਰਿਸਨਾਵਤਾਰ ਪ੮੫ 

ਮਾਵੀਯ” 
ਕੀ ਹੋਇਆ ਜੇ ਇੰਦਰ ਬਲਵਾਨ ਹੈ, ਅਜ ਮੈਂ ਉਸ ਨਾਲ ਯੁੱਧ _ਮਚਾਵਾਂਗਾ। ਸੂਰਜ 
ਵੀ (ਆਪਣੇ ਆਪ ਨੂੰ) ਪੁਚੰਡ (ਤੇਜ ਵਾਲਾ) ਅਖਵਾਉਂਦਾ ਹੈ, ਉਸ ਨੂੰ ਵੀ ਮਾਰ ਕੇ ਮੈਂ 
ਯਮਰਾਜ _ਦੇ _ਘਰ ਭੇਜ _ਦਿਆਂਗਾ। ਹੋਰ ਜੋ ਕਿਹਾ ਜਾਂਦਾ ਹੈ ਕਿ ਸ਼ਿਵ ਵਿਚ ਬਲ ਹੈ, 
(ਪਰ) ਮੈਂ ਕ੍ਰੋਧ ਵਧਾਵਾਂਗਾ (ਤਾਂ ਉਹ _ਵੀ) ਪਲ ਵਿਚ ਮਰ ਜਾਵੇਗਾ। ਮੈਂ (ਆਪਣੇ ਵਿਚ) 
ਇਤਨੀ ਸ਼ਕਤੀ _ਰਖਦਾ ਹਾਂ, _ਕੀਹ _ਰਾਜਾ ਹੋਕੇ ਮੈਂ ਗਵਾਲੇ (ਕ੍ਰਿਸ਼ਨ) ਕੋਲੋਂ _ ਭਜ 


ਜਾਵਾਂਗਾ।੧੮੨੬। 


4 ਤੇ 
ਹੂ 


ਨੂ 
ਕੇ ਆ ਗਏ। ਛੱਤਰ _ਤਣਵਾ ਕੇ ਰਾਜਾ ਪਿਛੇ ਹੈ 
ਤੋਰ ਦਿੱਤਾ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਬਰਖਾ ਰੁਤ ਵਿਚ _ਘਨਘੋਰ _ਘਟਾਵਾਂ 
ਗਜਦੀਆਂ ਹੋਈਆਂ _ਉਮਡ _ਪਈਆਂ _ਹੋਣ।੧੮੨੭। 
ਦੰਹਰ” 

ਰਾਜਾ _(ਜਰਾਸੈਧ) ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਸੁਣਾ ਕੇ ਕਿਹਾ--ਤੂੰ 
ਗਵਾਲਾ ਹੋਕੇ _ਛਤ੍ਰੀਆਂ ਨਾਲ _ਆ ਕੇ ਯੁੱਧ ਕਰੇਂਗਾ।੧੮੨੮ 


੩ 


ਸ਼ਵੰਯਾ 
(ਤੂੰ) ਆਪਣੇ ਆਪ ਨੂੰ ਛਤ੍ਰੀ ਅਖਵਾਉਂਦਾ ਹੈ, _ਪਰ _ਜਦੋਂ (ਮੈਂ) ਯੁੱਧ _ਮਚਾਵਾਂਗਾ, 
ਉਦੋਂ ਹੀ ਭਜ _ਜਾਏਂਗਾ। _ਤੇਰਾ ਧੀਰਜ ਮੈਂ ਉਦੋਂ ਵੇਖਾਂਗਾ, ਜਦੋਂ ਸੰਕਟ ਪਵੇਗਾ ਅਤੇ (ਮੈਂ) 
ਇਕ _ਤੀਰ _ਚਲਾਵਾਂਗਾ। (ਤੂੰ) _ਮੂਰਛਿਤ ਹੋ ਕੇ _ਧਰਤੀ _ਉਤੇ _ਡਿਗ _ਪਏਂਗਾ _ਅਤੇ _ਰਥ 
ਵਿਚ _ਠਹਿਰਿਆ ਨਹੀਂ ਰਹਿ _ਸਕੇਂਗਾ। ਮੇਰੇ ਇਕੋ ਹੀ ਬਾਣ _ਦੇ ਲਗਣ ਨਾਲ (ਤੂੰ) ਹੁਣੇ 
ਹੀ ਆਕਾਸ਼ _ਮੰਡਲ _ਵਿਚ _ਉਡ _ਜਾਵੇਂਗਾ।੧੮੨੯। 
ਇਸ ਤਰ੍ਹਾਂ ਜਦੋਂ ਸ੍ਰੀ ਕ੍ਰਿਸ਼ਨ ਨੇ ਬੋਲ ਕਹੇ, ਤਾਂ ਰਾਜੇ ਨੇ ਮਨ ਵਿਚ ਕ੍ਰੋਧ ਵਧਾ 


ਹੋ 
ਕ੍ਰਿਸ਼ਨ ਨੂੰ _ਗਰੂੜ _ਦਾ _ਸਵਾਰ _(ਵਿਸ਼ਣੂ) _ਸਮਝ 


ਦਿੱਤਾ। (ਇੰਜ _ਪੁਤੀਤ ਹੁੰਦਾ ਹੈ) ਮਾਨੋ ਕਿ 
ਕੇ _(ਗਰੂੜ ਪੰਛੀ _ਤੋਂ) _ਲੁਕਣ _ਲਈ _ਤੱਛਕ _ਨਾਗ _ਦੌੜਿਆ _ਹੋਵੇ।੧੮੩0। 

ਉਸ _ਬਾਣ ਨੂੰ ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਆਪਣੇ ਸ਼ਸਤੂ _ਸੰਭਾਲ _ਲਏ 
ਅਤੇ ਕੰਨ _ਤਕ _ਧਨੁਸ਼ ਨੂੰ ਖਿਚ _ਕੇ (ਉਹ _ਬਾਣ) _ਚਲਾ ਦਿੱਤੇ _ ਜਿਨ੍ਹਾਂ ਦੀਆਂ _ਖੰਭੀਆਂ 


ਕਾਲੀਆਂ _ਸਨ। ਰਾਜਾ _(ਜਰਾਸੈਧ) ਨੇ ਢਾਲ ਸੰਭਾਲ _ਲਈ ਹੈ (ਅਤੇ _ਉਹ _ਬਾਣ) ਉਸ 


ਵਿਚ ਲਗੇ ਹਨ ਜੋ ਖਿਚੇ ਨਹੀਂ ਜਾ _ਸਕਦੇ। (ਇੰਜ _ਪੁਤੀਤ ਹੁੰਦਾ ਹੈ) ਮਾਨੋ ਸੂਰਜ ਨੂੰ 

ਗੁਸਣ _ਲਈ _ਰਾਹੂ _ਦੀ _ਸਵਾਰੀ _(ਕਾਲੀ _ਗਿਰਝ) _ਨੇ ਖੰਭ _ ਪਸਾਰੇ _ਹੋਣ।੧੮੩੧। 
(ਸੀ ਕ੍ਰਿਸ਼ਨ ਨੂੰ ਬਾਣ _ਚਲਾਉਂਦਿਆਂ ਵੇਖ ਕੇ) ਰਾਜੇ ਨੇ ਹੱਥ ਵਿਚ _ਧਨੁਸ਼ ਧਾਰਨ 

ਕਰ ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ (ਉਸ ਉਤੇ) ਬਾਣ ਚਲਾਏ _ਹਨ। (ਰਾਜੇ ਦੇ) 


ਹੱਥ ਦੇ ਬਲ ਨਾਲ (ਬਾਣ) ਇਉਂ ਛੁਟਦੇ ਹਨ, ਜਿਸ _ਦੀ ਉਪਮਾ _ਕਵੀ ਸ਼ਿਆਮ ਸੁਣਾਉਂਦੇ 


ਪ੮੬ 


ਸੀ _ਦਸਮ-ਗ੍ਰੰਥ _ਸਾਹਿਬ 


ਮੇਘ ਕੀ ਬੂੰਦਨ ਜਿਉ ਬਰਖੇ ਸਰ ਸ੍ਰੀ ਬਿਜ ਨਾਥ ਕੇ ਊਪਰਿ ਆਏ। 
ਮਾਨਹੁ ਸੂਰ ਨਹੀ ਸਰ ਸੋ ਤਿਹ ਭੱਛਨ ਕੋ _ਸਲਭਾ ਮਿਲਿ ਧਾਏ। ੧੮੩੨॥। 


ਜੋ ਸਰ ਭੂਪ ਚਲਾਵਤ ਹੈ ਤਿਨ ਕੋ ਬ੍ਰਿਜਨਾਇਕ ਕਾਟਿ ਉਤਾਰੇ। 

ਫੋਕਨ ਤੇ ਫਲ ਤੇ ਮਧਿ ਤੇ ਪਲ ਮੈ ਕਰਿ ਖੰਡਨ ਖੰਡ ਕੈ ਡਾਰੇ। 

ਐਸੀਯ _ਭਾਤਿ ਪਰੇ _ਛਿਤ ਮੈ ਮਨੋ ਬੀਜ ਕੋ _ਈਖ ਕਿਸਾਨ ਨਿਕਾਰੇ। 

ਸ੍ਯਾਮ ਕੇ _ਬਾਨ _ਸਿਚਾਨ ਸਮਾਨ ਮਨੋ ਅਰਿ _ਬਾਨ _ਬਿਹੰਗ ਸੰਘਾਰੇ। ੧੮੩੩। 


ਦੰਹਰਾ 
ਏਕ ਓਰ ਸ੍ਰੀ ਹਰਿ ਲਰੇ ਜਰਾਸੈਧਿ ਕੇ ਸੈਗਿ। 
ਦੁਤੀ ਓਰਿ ਬਲਿ ਹਲ ਗਹੇ ਹਨੀ ਸੈਨ ਚਤੁਰੰਗ। ੧੮੩੪। 
ਹਵੀਯਾਂ 
ਬਲਿ ਪਾਨਿ ਲਏ ਸੁ ਕ੍ਰਿਪਾਨ ਸੰਘਾਰਤ ਬਾਜ ਕਰੀ ਰਥ ਪੈਦਲ ਆਯੋ। 
ਮਾਰਿ ਹਰਉਲ ਭਜਾਇ ਦਏ ਨ੍ਰਿਪ ਗੋਲ ਕੇ ਮਧਿ ਪਰਿਯੋ ਤਬ ਧਾਯੋ। 
ਏਕ ਕੀਏ ਸੁ ਰਥੀ ਬਿਰਥੀ ਅਰਿ ਏਕਨ ਕੋ ਬਹੁ _ਘਾਇਨ ਘਾਯੋ। 
ਸ੍ਯਾਮ ਭਨੈ ਸਬ _ਸੂਰਨ ਕੋ ਇਹ ਭਾਤਿ ਹਲੀ ਪੁਰੁਖਤ ਦਿਖਾਯੋ। ੧੮੩੫ 


ਕ੍ਰੋਧ ਭਰਿਯੋ ਰਨ ਮੈ ਅਤਿ ਕ੍ਰਹੋਰ ਸੁ ਪਾਨ ਕੇ ਬੀਚ ਕ੍ਰਿਪਾਨ ਲੀਏ। 
ਅਭਿਮਾਨ ਸੋ_ਡੋਲਤ ਹੈ ਰਨ ਭੀਤਰ ਆਨ ਕੋ ਆਨਤ ਹੈ ਨ ਹੀਏ। 
ਅਤਿ ਹੀ ਰਸ ਰੁਦੂ ਕੇ ਬੀਚ ਛਕਿਓ ਕਬਿ ਸ੍ਯਾਮ ਕਹੈ ਮਦ ਪਾਨਿ ਪੀਏ। 
ਬਲਭਦੂ _ਸੰਘਾਰਤ _ਸਤ੍ਰ ਫਿਰੈ ਜਮ ਕੋ ਸੁ _ਭਯਾਨਕ ਰੂਪ _ਕੀਏ। ੧੮੩੬। 


ਸੀਸ ਕਟੇ ਅਰਿ ਬੀਰਨ ਕੇ ਅਤਿ ਹੀ ਮਨ ਭੀਤਰ ਕੋਪ ਭਰੇ ਹੈ। 
ਕੇਤਨ ਕੇ ਪਦ ਪਾਨ ਕਟੇ ਅਰਿ ਕੇਤਨ ਕੇ ਤਨ ਘਾਇ ਕਰੇ ਹੈ। 
ਜੇ ਬਲਵੰਡ ਕਹਾਵਤ ਹੈ ਨਿਜ ਠਉਰ ਕੋ ਛਾਡਿ ਕੈ ਦਉਰਿ ਪਰੇ ਹੈ। 
ਤੀਰ ਸਰੀਰਨ ਬੀਚ ਲਗੇ ਭਟ ਮਾਨਹੁ ਸੇਹ ਸਰੂਪ ਧਰੇ _ਹੈ। ੧੮੩੭। 


ਇਤ ਐਸੇ _ਹਲਾਯੁਧ ਜੁਧ ਕੀਯੋ _ਉਤਿ ਸ੍ਰੀ ਬ੍ਰਿਜ ਭੂਖਨ ਕੋਪੁ ਬਢਾਯੋ। 
ਜੋ ਭਟ ਸਾਮੁਹਿ ਆਇ ਗਯੋ ਸੋਊ ਏਕ ਹੀ ਬਾਨ ਸੋ_ਮਾਰਿ ਗਿਰਾਯੋ। 
ਅਉਰ ਜਿਤੇ ਨ੍ਰਿਪ ਸੈਨ ਹੁਤੇ ਸੁ ਨਿਮੇਖ ਬਿਥੈ ਜਮ ਧਾਮਿ ਪਠਾਯੋ। 


ਕਾਹੂੰ ਨ ਧੀਰ ਧਰਿਯੋ ਚਿਤ ਮੈ ਭਜਿ ਗੈ ਜਬ ਸ੍ਯਾਮ ਇਤੋ ਰਨ ਪਾਯੋ। ੧੮੩੮। 


ਕ੍ਰਿਸਨਾਵਤਾਰ ਪਦ੭ 


ਹਨ, ਜਿਉਂ ਬਦਲਾਂ ਦੀਆਂ ਬੂੰਦਾਂ ਰੂਪ ਬਾਣ ਸ੍ਰੀ ਕ੍ਰਿਸ਼ਨ ਉਪਰ ਆਉਂਦੇ ਹਨ। (ਇੰਜ ਪ੍ਰਤੀਤ 
ਹੁੰਦਾ ਹੈ) ਮਾਨੋ (ਕ੍ਰਿਸ਼ਨ) ਸੂਰਮਾ ਨਹੀਂ _(ਅਗਨੀ ਹੈ) ਜਿਸ ਨੂੰ _ਭੱਛਣ ਲਈ _ਬਾਣ ਰੂਪ 
ਪਤੰਗੇ _ਮਿਲ _ਕੇ _ਦੌੜੇ _ਚਲੇ _ਆ ਰਹੇ ਹਨ।੧੮੩੨। 

ਰਾਜਾ ਜੋ ਬਾਣ ਚਲਾਉਂਦਾ ਹੈ, ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਕਟ ਕੇ ਹੇਠਾਂ ਸੁਟ ਦਿੰਦੇ 
ਹਨ। ਫੋਕਾਂ ਅਤੇ ਫਲਾਂ ਦੇ ਵਿਚਾਲਿਓ' ਹੀ _(ਬਾਣਾਂ ਨੂੰ) ਛਿਣਾਂ ਵਿਚ ਹੀ ਟੁਕੜੇ ਕਰ ਕੇ 
ਸੁਟ ਦਿੰਦੇ ਹਨ। (ਉਹ ਟੋਟੇ ਹੋਏ ਬਾਣ) ਧਰਤੀ ਉਤੇ ਇਸ ਤਰ੍ਹਾਂ ਪਏ ਹਨ ਮਾਨੋ ਕਿਸਾਨ 
ਨੇ ਕਮਾਦ ਦੇ ਬੀਜ _ਕਢੇ । ਸ੍ਰੀ ਕ੍ਰਿਸ਼ਨ ਦੇ ਬਾਣ ਬਾਜ਼ ਵਾਂਗ _ਹਨ (ਜਿਨ੍ਹਾਂ _ਨੇ) ਵੈਰੀ 


ਦੇ _ਬਾਣਾਂ _ਰੂਪ _ ਪੰਛੀਆਂ ਮਾਰ ਸੁਟਿਆ _ ਹੋਵੇ।੧੮੩੩। 
ਦੰਹਰਾ 


ਇਕ ਪਾਸੇ ਸ੍ਰੀ ਕ੍ਰਿਸ਼ਨ ਜਰਾਸੈਧ ਨਾਲ _ਲੜ ਰਹੇ ਹਨ ਅਤੇ ਦੂਜੇ ਪਾਸੇ _ਬਲਰਾਮ 
ਨੇ _ਹਲ ਪਕੜ ਕੇ _ਚਤੁਰੈਗਨੀ _ਸੈਨਾ _ਮਾਰ _ਦਿੱਤੀ _ਹੈ।੧੮੩੪। 


02੧੨ ਕੱ 


(ਚੌਕਰ) _ਵਿਚ _ਘਿਰਨੋ _ਭਜ _ਨਿਕਲਿਆ _ਹੈ। _ਇਕਨਾਂ _ਰਥਾਂ ਵਾਲਿਆਂ ਨੂੰ ਬਿਨਾ _ਰਥਾਂ ਦੇ 
ਕਰ _ਦਿੱਤਾ ਹੈ ਅਤੇ _ਇਕਨਾਂ ਨੂੰ ਬਹੁਤ _ਘਾਉ _ਲਗਾਏ _ਹਨ। (ਕਵੀ) _ਸ਼ਿਆਮ ਕਹਿੰਦੇ 
ਹਨ, _ਬਲਰਾਮ _ਨੇ ਸਾਰਿਆਂ ਸੂਰਮਿਆਂ ਨੂੰ (ਆਪਣੀ) _ਇਸ ਤਰ੍ਹਾਂ ਦੀ _ਸ਼ੂਰਵੀਰਤਾ ਵਿਖਾਈ 
ਹੰ।੧੮੩੫। 

(ਬਲਰਾਮ ਨੇ) ਕ੍ਰੋਧ ਨਾਲ ਭਰ ਕੇ ਅਤੇ ਰਣ ਵਿਚ _ਬਹੁਤ ਭਿਆਨਕ ਰੂਪ 
ਹੱਥ ਵਿਚ ਕ੍ਰਿਪਾਨ ਲਈ ਹੋਈ ਹੈ। ਅਭਿਮਾਨ ਨਾਲ ਰਣ-ਭੂਮੀ ਵਿਚ ਫਿਰ ਰਿਹਾ 
ਹੋਰ ਕਿਸੇ ਨੂੰ ਹਿਰਦੇ ਵਿਚ ਲਿਆਉਂਦਾ ਹੀ ਨਹੀਂ _ਹੈ। _ਰੌਦਰ ਰਸ _ਵਿਚ ਇਤਨਾ _ਗੜੂਚ 
ਹੈ, ਸ਼ਿਆਮ _ਕਵੀ ਕਹਿੰਦੇ ਹਨ, (ਜਿਵੇਂ) ਸ਼ਰਾਬ _ਪੀਤੀ ਹੋਈ _ਹੋਵੇ। _ਬਲਰਾਮ _ਵੈਰੀਆਂ ਨੂੰ 
ਸੰਘਾਰਦਾ _ਫਿਰਦਾ ਹੈ, ਮਾਨੋ _ਯਮਰਾਜ _ਦਾ ਭਿਆਨਕ _ਰੂਪ _ਧਾਰ _ਲਿਆ _ਹੋਵੇ।੧੮੩੬। 


(ਜਿਨ੍ਹਾਂ) ਵੈਰੀ ਯੋਧਿਆ ਦੇ ਸਿਰ ਕਟੇ ਗਏ ਹਨ, (ਉਹ) ਮਨ ਵਿਚ ਬਹੁਤ ਕ੍ਰੋਧ 


ਨਾਲ _ਭਰੇ _ਹੋਏ _ਹਨ। _ਕਿਤਨਿਆਂ ਦੇ ਹੱਥ _ਅਤੇ ਪੈਰ ਕਟੇ ਗਏ ਹਨ ਅਤੇ _ਕਿਤਨਿਆਂ 
ਹੀ ਵੈਰੀਆਂ ਦੇ ਸ਼ਰੀਰਾਂ ਉਤੇ _ਘਾਉ ਕੀਤੇ _ਗਏ _ਹਨ। ਜੋ ਆਪਣੇ ਆਪ ਨੂੰ ਬਲਵਾਨ 
ਅਖਵਾਉਂਦੇ ਹਨ, (ਉਹ ਵੀ) ਆਪਣੀ ਥਾਂ ਨੂੰ ਛਡ ਕੇ ਭਜ ਗਏ ਹਨ। ਸੂਰਮਿਆਂ ਦੇ ਸ਼ਰੀਰਾਂ 
ਵਿਚ _ਬਾਣ ਇਸ ਤਰ੍ਹਾਂ ਲਗੇ ਹਨ, ਮਾਨੋ (ਉਨ੍ਹਾਂ ਨੇ) _ਸੇਹ _ਦਾ ਰੂਪ ਧਾਰਨ _ਕਰ _ਲਿਆ 


ਹਂਵੇ।੧੮੩੭। 


ਇਧਰ _ਬਲਰਾਮ ਨੇ ਇਸ ਤਰ੍ਹਾਂ ਦਾ ਯੁੱਧ _ਕੀਤਾ ਹੈ ਅਤੇ 
(ਮਨ ਵਿਚ) ਕ੍ਰੋਧ ਵਧਾਇਆ ਹੈ। ਜੋ ਯੋਧਾ ਸਾਹਮਣੇ ਆ ਗਿਆ, ਉਸ ਨੂੰ ਇਕੋ ਬਾਣ 
ਨਾਲ _ਮਾਰ ਸੁਟਿਆ ਹੈ। ਰਾਜੇ ਦੀ ਹੋਰ ਜਿਤਨੀ ਸੈਨਾ ਸੀ, ਉਸ ਨੂੰ ਅਖ ਦੇ _ਪਲਕਾਰੇ 
ਵਿਚ _ਯਮਲੋਕ ਭੇਜ ਦਿੱਤਾ _ਹੈ। _ਕਿਸੇ (ਵੈਰੀ ਯੋਧੇ) ਨੇ _ਚਿਤ ਵਿਚ ਧੀਰਜ _ਧਾਰਨ ਨਹੀਂ 
ਕੀਤਾ ਹੈ ਅਤੇ (ਸਭ) ਭਜ _ਗਏ ਹਨ ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ 
ਹੰ।੧੮੩੮। 


੫੮੮ 


ਸੀ _ਦਸਮ-ਗ੍ਰੰਥ _ਸਾਹਿਬ 


ਜੇ ਭਟ ਲਾਜ ਭਰੇ ਅਤਿ ਹੀ ਪੂਭ ਕਾਰਜ ਜਾਨ ਕੇ ਕੋਪ ਬਢਾਏ। 
ਸੰਕਹਿ _ਤ੍ਯਾਗ _ਅਸੰਕਤ ਹੁਇ ਸੁ ਬਜਾਇ _ਨਿਸਾਨਨ ਕੋ _ਸਮੁਹਾਏ। 
ਸਾਰੰਗ ਸ੍ਰੀ ਬ੍ਰਿਜਨਾਥ ਲੈ ਹਾਥਿ ਸੁ _ਖੈਚ ਚਢਾਇ ਕੈ ਬਾਨ ਚਲਾਏ। 
ਸ੍ਯਾਮ ਭਨੈ `ਬਲਬੰਡ ਬਡੇ ਸਰ ਏਕ ਹੀ ਏਕ ਸੋ ਮਾਰਿ ਗਿਰਾਏ। ੧੮੩੯। 


ਚੱਪਲ? 
ਜਰਾਸੈਧਿ ਕੋ_ਦਲੁ ਹਰਿ _ਮਾਰਿਯੋ। ਭੂਪਤਿ ਕੋ ਸਬ ਗਰਬ _ਉਤਾਰਿਯੋ। 
ਅਬਿ ਕਹੈ ਕਉਨ ਉਪਾਵਹਿ ਕਰੋ। ਰਨ ਮੈ ਆਜ ਜੂਝ ਹੀ ਮਰੋ। ੧੮੪0। 


ਇਉ ਚਿਤਿ ਚਿੰਤ ਧਨੁਖ ਕਰਿ ਗਹਿਯੋ। ਪ੍ਰਭ ਕੈ ਸੰਗਿ ਜੂਝ ਪੁਨਿ ਚਹਿਯੋ। 
ਪਹਰਿਯੋ ਕਵਚ _ਸਾਮੁਹੇ _ਧਾਯੋ। _ਸ੍ਯਾਮ _ਭਨੈ _ਮਨਿ _ਕੋਪ _ਬਢਾਯੋ। _੧੮੪੧। 


ਦੰਹਰ” 
ਜਰਾਸੈਧਿ ਰਨ ਭੂਮਿ ਮੈ ਬਾਨ ਕਮਾਨ _ਚਢਾਇ। 
ਸ੍ਯਾਮ _ਭਨੈ _ਤਬ ਕ੍ਰਿਸਨ ਸੋ ਬੋਲਿਯੋ ਭਉਹ _ਤਨਾਇ। _੧੮੪੨। 


ਜੋ ਬਲ ਹੈ ਤੁਮ ਮੈ ਨੰਦ ਨੰਦਨ ਸੋ ਅਬ ਪਉਰਖ ਮੋਹਿ ਦਿਖਈਜਯੈ। 


ਬ੍ਰਿਜਰਾਜ ਮਨੈ ਕਬਿ ਸ੍ਯਾਮ ਭਨੈ ਉਹ ਭੂਪ ਕੇ ਬੈਨ ਸੁਨੇ ਜਬ ਐਸੇ। 
ਸੀ ਹਰਿ ਕੇ ਉਰ ਮੈ ਰਿਸ ਯੌ ਪੁਗਟੀ ਪਰਸੇ ਘਿਰਿਤ ਪਾਵਕ ਤੈਸੇ। 

ਜਿਉਂ ਮ੍ਿਗਰਾਜ ਸ੍ਰਿਗਾਵਲ ਕੀ ਕੂਕ ਸੁਨੇ ਬਨਿ ਹੂਕ ਉਠੇ ਮਨ ਵੈਸੇ। 
ਯੋ _ਅਟਕੀ ਅਰਿ ਕੀ ਬਤੀਯਾ ਖਟਕੈ ਪਗ ਮੈ ਅਟਿ ਕੰਟਕ ਜੈਸੇ। ੧੮੪੪॥। 


ਕੁਧਤ ਹ੍ਹੈ ਬ੍ਰਿਜਰਾਜ ਇਤੈ ਸੁ ਘਨੇ ਲਖਿ ਕੈ ਤਿਹ ਬਾਨ ਚਲਾਏ। 
ਕੋਪਿ ਉਤੇ ਧਨੁ _ਲੇਤ ਭਯੋ ਨ੍ਹਿਪ ਸ੍ਯਾਮ ਭਨੈ ਦੋਊ _ਨੈਨ ਤਚਾਏ। 
ਜੋ ਸਰ ਆਵਤ ਭਯੋ ਹਰਿ ਊਪਰਿ ਸੋ ਛਿਨ ਮੈ ਸਬ ਕਾਟਿ ਗਿਰਾਏ। 
ਸੀ ਹਰਿ ਕੇ ਸਰ ਭੂਪਤਿ ਕੇ ਤਨ ਕਉ ਤਨਕੋ ਨਹਿ ਭੇਟਨ ਪਾਏ। ੧੮੪੫। 


ਕ੍ਰਿਸਨਾਵਤਾਰ ੫੮੯ 


ਜਿਹੜੇ ਸੂਰਮੇ ਬਹੁਤ ਲਾਜ ਦੇ ਭਰੇ ਹੋਏ ਸਨ, ਉਹ (ਆਪਣੇ) ਸੁਆਮੀ ਦਾ ਕਾਰਜ 
ਸਮਝ ਕੇ ਕ੍ਰੋਧਿਤ ਹੋ ਗਏ _ਹਨ। (ਮਨ ਵਿਚੋਂ) ਸੰਸਾ ਤਿਆਗ ਕੇ _ਨਿਸੰਗ ਹੋ ਗਏ ਹਨ 
ਅਤੇ ਧੌਂਸਿਆਂ ਨੂੰ ਵਜਾਉਂਦੇ ਹੋਏ ਸਾਹਮਣੇ ਆ ਗਏ ਹਨ। ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ 
ਲੈ ਕੇ ਬਾਣ ਚਲਾਏ _ਹਨ। (ਕਵੀ) ਸ਼ਿਆਮ _ਕਹਿੰਦੇ ਹਨ ਵੱਡੇ ਵੱਡੇ ਬਲਵਾਨ 
ਸੂਰਮਿਆਂ ਨੂੰ ਇਕ ਇਕ _ਬਾਣ ਨਾਲ (ਸ੍ਰੀ ਕ੍ਰਿਸ਼ਨ ਨੇ) ਮਾਰ ਕੇ ਸੁਟ ਦਿੱਤਾ ਹੈ।੧੮੩੯। 


ਜਰਾਸੈਧ _ਦੀ ਸੈਨਾ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ ਅਤੇ ਰਾਜੇ _ਦਾ _ਸਾਰਾ _ਹੈਕਾਰ 
ਉਤਾਰ ਦਿੱਤਾ ਹੈ। (ਰਾਜਾ ਮਨ ਵਿਚ ਸੋਚਣ ਲਗਿਆ ਹੈ ਕਿ) ਹੁਣ ਦਸੋ, ਕਿਹੜਾ _ਉਪਾ 
ਕਰਾਂ? (ਕੀ) _ਅਜ _ਰਣ-ਭੂਮੀ _ਵਿਚ _ਲੜ ਕੇ ਮਰ ਜਾਵਾਂ।੧੮੪0। 

ਚਿਤ ਵਿਚ ਇਸ ਤਰ੍ਹਾਂ ਦੀ ਸੋਚ _ਕਰ ਕੇ ਹੱਥ ਵਿਚ ਧਨੁਸ਼ ਫੜ ਲਿਆ ਅਤੇ 
ਸੀ ਕ੍ਰਿਸ਼ਨ ਨਾਲ ਫਿਰ ਲੜਨ _ਲਈ ਚਾਹਵਾਨ ਹੋ ਗਿਆ ਹੈ। ਕਵਚ _ਧਾਰਨ ਕਰ ਕੇ 
ਸਾਹਮਣੇ ਆ ਗਿਆ ਹੈ। (ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਮਨ ਵਿਚ ਕ੍ਰੋਧ ਵਧਾ 
ਲਿਆ _ਹੈ।੧੮੪੧। 
ਦੰਹਰਾ 

ਜਰਾਸੈਧ ਨੇ _ਰਣ-ਭੂਮੀ ਵਿਚ _ਧਨੁਸ਼ ਉਤੇ _ਬਾਣ ਚੜ੍ਹਾ _ਲਿਆ ਹੈ। (ਕਵੀ) ਸ਼ਿਆਮ 
ਕਹਿੰਦੇ ਹਨ, _ਤਦ ਸ੍ਰੀ ਕ੍ਰਿਸ਼ਨ ਨੂੰ _ਭੋਆਂ ਤਣ ਕੇ ਕਹਿਣ ਲਗਾ।੧੮੪੨। 
ਰਾਲਾ _ਲਰਾਲੰਸ ਨੇ /ਕਰੈਸਨ ਨੂੰ /ਨਹਾ-- 
੭ਾਵੰਯ੍ਾ 

ਹੇ ਨੰਦ ਦੇ ਪੁੱਤਰ! ਜੋ ਤੇਰੇ ਵਿਚ ਬਲ ਹੈ, (ਤਾਂ) ਉਹ ਸ਼ੂਰਵੀਰਤਾ ਮੈਨੂੰ ਦਿਖਾ, 
ਖੜੋਤਾ ਹੋਇਆ ਮੇਰੇ ਵਲ ਕੀ ਤਕ ਰਿਹਾ ਹੈਂ? (ਮੈਂ) ਬਾਣ ਚਲਾਉਂਦਾ ਹਾਂ, ਭਜ ਨ ਜਾਈਂ। 
ਹੇ ਗਵਾਲੇ! ਜਾਂ ਤਾਂ ਹੁਣ ਹਥਿਆਰ ਸੁਟ ਦੇ, ਜਾਂ (ਉਨ੍ਹਾਂ ਨੂੰ) ਸੰਭਾਲ ਕੇ _ਮੇਰੇ ਨਾਲ ਯੁੱਧ 
ਮਚਾ। _ਰਣ-ਭੂਮੀ ਵਿਚ ਕਿਸ ਲਈ ਪ੍ਰਾਣ ਤਿਆਗਦਾ ਹੈਂ, ਬਨ ਵਿਚ (ਜਾ ਕੇ) ਸੁਖ ਨਾਲ 
ਗਊਆਂ ਅਤੇ ਵੱਛੇ ਚਰਾ।੧੮੪੩। 

ਕਵੀ ਸ਼ਿਆਮ ਸ੍ਰੀ ਕ੍ਰਿਸ਼ਨ ਦੇ ਮਨ ਦੀ (ਸਥਿਤੀ) ਦਸਦੇ ਹਨ ਜਦੋਂ ਉਨ੍ਹਾਂ ਨੇ ਰਾਜੇ 
ਦੇ ਅਜਿਹੇ ਬੋਲ ਸੁਣੇ ਤਾਂ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਕ੍ਰੋਧ ਇਸ ਤਰ੍ਹਾਂ ਪਰਗਟ ਹੋਇਆ 
ਜਿਵੇਂ ਅਗ _ਘਿਉਂ ਦਾ ਚਮਚਾ _('ਪਰਸਾ”) (ਪਾਣ ਨਾਲ) _ਭੜਕਦੀ ਹੈ। _ਜਿਸ ਤਰ੍ਹਾਂ _ਗਿਦੜ 
ਦੀ 


ਕੂਕ ਸੁਣ ਕੇ ਬਨ ਵਿਚ ਸ਼ੇਰ ਦਹਾੜ ਉਠਦਾ ਹੈ, ਉਸੇ ਤਰ੍ਹਾਂ (ਦੀ ਹਾਲਤ ਸ੍ਰੀ ਕ੍ਰਿਸ਼ਨ 
ਦੇ) ਮਨ ਦੀ ਹੋ ਰਹੀ ਹੈ। (ਸ੍ਰੀ ਕ੍ਰਿਸ਼ਨ ਨੂੰ) ਵੈਰੀ ਦੀਆਂ ਗੱਲਾਂ ਇੰਜ ਲਗੀਆਂ ਹਨ ਜਿਵੇਂ 
ਪੈਰ _ਵਿਚ _ਅਟਨ _ ਅਥਵਾ _ ਕੰਡਾ _ਚੁਭ _ਕੇ _ਰੜਕਦਾ _ਹੈ।੧੮੪੪। 

ਇਧਰੋਂ_ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ, ਉਸ ਨੂੰ ਵੇਖ ਕੇ ਬਹੁਤ ਬਾਣ ਚਲਾਏ _ਹਨ। 
ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਕ੍ਰੋਧਿਤ ਹੋ ਕੇ ਧਨੁਸ਼ ਪਕੜ ਲਿਆ ਅਤੇ ਦੋਵੇਂ ਅਖਾਂ 
ਤਣ _ਲਈਆਂ। _(ਰਾਜਾ _ਜਰਾਸੈਧ ਦੇ) ਜੋ ਬਾਣ ਸ੍ਰੀ ਕ੍ਰਿਸ਼ਨ ਉਪਰ _ਆਏ, ਉਨ੍ਹਾਂ ਸਾਰਿਆਂ 
ਨੂੰ ਛਿਣ ਭਰ ਵਿਚ ਕਟ ਕੇ ਸੁਟ ਦਿੱਤਾ। ਸ੍ਰੀ ਕ੍ਰਿਸ਼ਨ ਦੇ ਬਾਣ ਵੀ ਰਾਜੇ ਦੇ ਸ਼ਰੀਰ ਨੂੰ 
ਤੀਲੇ ਵਾਂਗ _ਵੀ ਛੋਹ _ਨ _ਸਕੇ।੧੮੪੫। 


੫੮੯0 


ਸੀ _ਦਸਮ-ਗ੍ਰੰਥ _ਸਾਹਿਬ 


ਇਤ ਸੋ ਨ੍ਰਿਪ ਜੂਝਿ ਕਰੈ ਹਰਿ ਸਿਉ ਉਤ ਤੇ ਮੁਸਲੀ ਇਕ ਬੈਨ ਸੁਨਾਯੋ। 
ਮਾਰਿ ਬਿਦਾਰਿ ਦਏ ਤੁਮਰੇ ਭਟ ਤੈ ਮਨ ਮੈ ਨਹੀ ਨੈਕੁ ਲਜਾਯੋ। 

ਰੇ ਨ੍ਰਿਪ ਕਾਹੇ ਕਉ ਜੂਝ ਮਰੈ ਫਿਰਿ ਜਾਹੋ ਘਰੈ ਲਰਿ ਕਾ ਫਲੁ ਪਾਯੋ। 

ਤਾ ਤੇ ਬੜੋ ਜਢ ਹੈ ਮ੍ਰਿਗ ਭੂਪਤਿ ਕੇਹਰਿ ਸੋ ਰਨ ਜੀਤਨਿ ਆਯੋ। ੧੮੪੬। 


ਦੰਹਰਾ 
ਜਿਹ ਸੁਭਟਨ ਬਲਿ ਲਰਤ ਹੈ ਤੇ ਸਭ ਗਏ ਪਰਾਇ। 
ਕੈ ਲਰ ਮਰਿ ਕੈ ਭਾਗ ਸਠਿ ਕੈ ਪਗ ਹਰਿ ਕੇ ਪਾਇ। ੧੮੪੭। 


ਸਰਹਨੀਨਿ /ਨਮ ਲਾਲ ਹਲ ਸ਼ੋ 
ਦੰਹਰਾ 
ਕਹਾ ਭਯੋ ਮਮ ਓਰ ਕੇ ਸੂਰ ਹਨੇ ਸੰਗ੍ਰਾਮਿ। 
ਲਰਬੋ ਮਰਬੋ _ ਜੀਤਬੋ ਇਹ ਸੁ`ਭਟਨ ਕੇ _ਕਾਮਿ। ੧੮੪੮। 
ਹਾਵੀਯਾਂ 
ਯੌ ਕਹਿ ਕੈ ਮਨਿ ਕੋਪ ਭਰਿਯੋ ਤਬ ਭੂਪ ਹਲੀ ਕਹੁ ਬਾਨ ਚਲਾਯੋ। 
ਲਾਗਤਿ ਹੀ ਨਟ ਸਾਲ ਭਯੋ ਤਨ ਮੈ ਬਲਿਭਦੂ ਮਹਾ ਦੁਖੁ ਪਾਯੋ। 
ਮੂਰਛ ਹ੍ਹੈ ਕਰਿ ਸ੍ਯੰਦਨ ਬੀਚ ਗਿਰਿਯੋ ਤਿਹ ਕੋ ਕਬਿ ਨੈ ਜਸੁ ਗਾਯੋ। 
ਮਾਨਹੁ ਬਾਨ ਭੁਜੰਗ ਡਸਿਯੋ _ਧਨ_ਧਾਮ ਸਬੈ ਮਨ ਤੇ _ਬਿਸਰਾਯੋ। ੧੮੪੯। 


ਬਹੁਰੋ ਚਿਤ ਚੇਤ ਭਯੋ ਬਲਦੇਵ ਚਿਤੇ ਅਰਿ ਕੇ ਅਤਿ ਕੋਪ ਬਢਾਯੋ। 

ਭਾਰੀ ਗਦਾ ਗਹਿ _ਕੈ ਕਰਿ ਮੈ ਨ੍ਰਿਪ ਕੇ ਬਧ ਕਾਰਨ ਤਾਰਨ ਆਯੋ। 

ਪਾਉ ਪਿਆਦੇ ਹੁਇ ਸ੍ਯੰਦਨ ਤੇ ਕਬਿ ਸਯਾਮ ਕਹੈ ਇਤ _ਭਾਤਿ _ਸਿਧਾਯੋ। 

ਅਉਰ ਕਿਸੀ ਭਟ ਜਾਨਿਯੋ ਨਹੀ ਕਬਿ ਦਉਰ ਪਰਿਯੋ ਨ੍ਰਿਪ ਨੇ _ਲਖਿ ਪਾਯੋ। ੧੮੫0। 


ਆਵਤ ਦੇਖਿ ਹਲਾਯੂਧ ਕੋ ਸੁ ਭਯੋ ਤਬ ਹੀ ਨ੍ਰਿਪ ਕੋਪ ਮਈ ਹੈ। 

ਜੁਧ ਹੀ ਕਉ ਸਮੁਹਾਇ ਭਯੋ ਨਿਜ ਪਾਨਿ ਕਮਾਨ ਸੁ ਤਾਨਿ ਲਈ ਹੈ। 

ਲ੍ਯਾਇਓ ਹੁਤੇ ਚਪਲਾ ਸੀ ਗਦਾ ਸਰ ਏਕ ਹੀ ਸਿਉ ਸੋਊ ਕਾਟ ਦਈ ਹੈ। 
ਸਤੁ ਕੋ ਮਾਰਨ ਕੀ ਬਲਿਭਦੂਹਿ ਮਾਨਹੁ ਆਸ ਦੁਟੂਕ ਭਈ ਹੈ। ੧੮੫੧। 


ਕਾਟ ਗਦਾ ਜਬ ਐਸੇ ਦਈ ਤਬ ਹੀ ਬਲਿ ਢਾਲ ਕ੍ਰਿਪਾਨ ਸੰਭਾਰੀ। 
ਧਾਇ ਚਲਿਯੋ ਅਰਿ ਮਾਰਨਿ _ਕਾਰਨਿ ਸੰਕ ਕਛੂ ਚਿਤ ਮੈ ਨ ਬਿਚਾਰੀ। 


ਕ੍ਰਿਸਨਾਵਤਾਰ ੫੯੧ 


ਇਧਰ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ _ਕਰ _ਰਿਹਾ ਹੈ ਅਤੇ _ਉਧਰੋ' __ਬਲਰਾਮ _ਨੇ 
(ਉਸ ਉਤੇ) ਇਕ _ਬੋਲ _ਕਸਿਆ ਹੈ-- (ਹੇ _ਜਰਾਸੈਧ ਮੈਂ ਤੇਰੇ) ਕਿਤਨੇ _ਹੀ ਸੂਰਮੇ _ਮਾਰ 
ਕੇ ਨਸ਼ਟ ਕਰ ਦਿੱਤੇ _ਹਨ, (ਪਰ) ਤੂੰ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਲਜਾਇਆ। ਹੇ 
ਰਾਜਨ! ਕਿਸ ਲਈ ਲੜ ਕੇ ਮਰਦਾ ਹੈਂ, ਘਰ ਨੂੰ ਪਰਤ ਜਾ, ਲੜਾਈ ਕਰ ਕੇ (ਹੁਣ 


ਤਕ) ਕੀ ਫਲ ਪਾਇਆ ਹੈ। ਹੇ ਰਾਜਨ! ਤਾਂ ਤੇ (ਤੂੰ) ਬਹੁਤ ਮੂਰਖ ਹੈੱ_ (ਕਿਉਂਕਿ ਤੂੰ) 
ਹਿਰਨ ਰੂਪ (ਹੋ ਕੇ) ਸ਼ੇਰ ਰੂਪ ਕ੍ਰਿਸ਼ਨ ਤੋਂ ਜੰਗ ਜਿਤਣ ਆਇਆ ਹੈਂ।੧੮੪੬। 
ਦੰਹਰ” 

ਜਿਨ੍ਹਾਂ ਯੋਧਿਆਂ ਦੇ ਬਲ ਬੂਤੇ ਤੇ (ਤੂੰ) ਲੜ ਰਿਹਾ ਹੈਂ, ਉਹ ਸਾਰੇ ਭਜ 
ਹੇ ਮੂਰਖ! (ਹੁਣ ਤੂੰ) ਜਾਂ ਤਾਂ ਯੁੱਧ ਕਰ ਕੇ ਮਰ ਜਾ, ਜਾਂ ਭਜ ਜਾ, ਜਾਂ ਫਿਰ 
ਦੇ ਧੈਰੀਂ ਪੈ _ਜਾ।੧੮੪੭। 


ਰਾਜਾ _ਲਰਾਲੰਧ ਨੇ ਛਲਰਾਨ ਨੂੰ /ਕਹਾ-- 


ਗਏ ਹਨ। 
ਸੀ ਕ੍ਰਿਸ਼ਨ 


ਘ 


ਦੰਹਰਾ 

ਕੀ ਹੋਇਆ, ਮੇਰੇ ਪਾਸੇ ਦੇ ਸਾਰੇ ਸੂਰਮੇ ਯੁੱਧ _ਵਿਚ _ਮਾਰੇ _ਗਏ _ਹਨ। ਲੜਨਾ, 
ਮਰਨਾ _ ਅਤੇ _ਜਿਤਣਾ, _ ਇਹੀ _ ਸੂਰਮਿਆਂ _ਦਾ _ ਕਰਤੱਵ _ਹੈ।੧੮੪੮। 
੭ਾਵੰਯਾ 

ਇਹ ਕਹਿ ਕੇ (ਰਾਜਾ) ਮਨ ਵਿਚ ਕ੍ਰੋਧ ਨਾਲ ਭਰ ਗਿਆ ਅਤੇ ਉਸ ਵੇਲੇ ਰਾਜੇ 
ਨੇ _ਬਲਰਾਮ _ਉਤੇ _ਬਾਣ _ਚਲਾ _ਦਿੱਤਾ। _(ਬਾਣ _ਦੇ) _ਲਗਦਿਆਂ ਹੀ _ਬਲਰਾਮ _ਲੋਟ _ਪੋਟ 
ਹੋ ਗਿਆ ਅਤੇ ਸ਼ਰੀਰ ਵਿਚ (ਉਸ ਨੇ) ਬਹੁਤ ਦੁਖ ਪਾਇਆ। ਮੂਰਛਿਤ ਹੋ ਕੇ ਰਥ ਵਿਚ 


ਡਿਗ _ਪਿਆ। ਉਸ ਦੀ ਉਪਮਾ ਕਵੀ (ਸ਼ਿਆਮ) ਨੇ ਇਸ ਤਰ੍ਹਾਂ ਕੀਤੀ ਹੈ। ਮਾਨੋ ਬਾਣ 
ਰੂਪ ਸੱਪ ਦੇ _ਡੰਗਣ _ਨਾਲ _(ਬਲਰਾਮ _ਨੇ) _ਧਨ _ਅਤੇ _ਘਰ ਨੂੰ ਮਨ ਤੋਂ ਭੁਲਾ ਦਿੱਤਾ 
ਹੌਂਵੇ।੧੮੪੯। 


ਬਲਰਾਮ ਜਦ ਫਿਰ ਚਿਤ ਵਿਚ ਸਚੇਤ ਹੋਇਆ ਤਾਂ ਵੈਰੀ ਨੂੰ ਵੇਖ ਕੇ (ਮਨ ਵਿਚ) 


ਕ੍ਰੋਧ ਨੂੰ ਵਧਾ _ਲਿਆ। ਹੱਥ _ਵਿਚ _ਭਾਰੀ ਗਦਾ _ਪਕੜ _ਕੇ ਰਾਜਾ _(ਜਰਾਸੈਧ) ਨੂੰ ਮਾਰਨ 
ਲਈ _ਰਣ-ਭੂਮੀ ਵਿਚ ਆਇਆ। _ਕਵੀ ਸ਼ਿਆਮ ਕਹਿੰਦੇ ਹਨ, ਰਥ ਤੋਂ ਉਤਰ ਕੇ ਪੈਦਲ 
ਹੋ ਗਿਆ ਅਤੇ ਇਸ ਤਰ੍ਹਾਂ ਚਲ ਪਿਆ। ਹੋਰ ਕਿਸੇ ਸੂਰਮੇ ਨੇ ਨਹੀਂ ਸਮਝਿਆ ਕਿ ਕਿਸ 
ਵਲ ਦੌੜ ਪਿਆ ਹੈ, (ਪਰ) ਰਾਜੇ ਨੇ _ ਸਮਝ _ਲਿਆ _ਹੈ।੧੮੫0। 


ਬਲਰਾਮ ਨੂੰ ਆਉਂਦਿਆਂ ਵੇਖ ਕੇ, ਤਦੋਂ ਰਾਜਾ _ਕ੍ਰੋਧਵਾਨ ਹੋ ਗਿਆ ਹੈ। ਯੁੱਧ _ਕਰਨ 
ਲਈ ਸਾਹਮਣੇ ਹੋ ਗਿਆ ਹੈ ਅਤੇ ਆਪਣੇ ਹੱਥ _ਵਿਚ _ਧਨੁਸ਼ ਤਾਣ ਲਈ ਹੈ। _(ਬਲਰਾਮ 
ਜੋ) ਬਿਜਲੀ _ਵਰਗੀ _ਗਦਾ ਲਿਆਇਆ _ਸੀ, ਇਕੋ ਹੀ __ਬਾਣ ਨਾਲ _ਉਹ ਕਟ ਦਿੱਤੀ 
ਹੈ। (ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਵੈਰੀ ਨੂੰ ਮਾਰਨ ਦੀ _ਬਲਰਾਮ ਦੀ ਆਸ ਦੋ 
ਟੋਟੇ ਹੋ ਗਈ ਹੋਵੇ।੧੮੫੧। 


ਜਦ ਰਾਜੇ ਨੇ _ਗਦਾ ਨੂੰ ਇਸ ਤਰ੍ਹਾਂ ਤੋੜ ਸੁਟਿਆ, ਤਾਂ ਬਲਰਾਮ _ਨੇ ਢਾਲ ਤੇ 


ਤਲਵਾਰ _ ਨੂੰ ਸੰਭਾਲ _ਲਿਆ। _ਵੈਰੀ ਨੂੰ ਮਾਰਨ ਲਈ _ਭਜ ਚਲਿਆ _ਅਤੇ ਚਿਤ _ਵਿਚ 


ਕੋਈ ਸੰਸਾ ਨਹੀਂ _ਵਿਚਾਰਿਆ। _(ਬਲਰਾਮ ਨੂੰ) ਆਉਂਦਿਆਂ ਵੇਖ ਕੇ _(ਰਾਜਾ _ਬਦਲ _ਵਾਂਗ) 


੫੮੯੨ 


ਸੀ _ਦਸਮ-ਗ੍ੰਥ _ਸਾਹਿਬ 


ਭੂਪ _ਨਿਹਾਰ ਕੈ ਆਵਤ ਕੋ _ਗਰਜਿਯੋ ਬਰਖਾ ਕਰਿ _ਬਾਨਨਿ ਭਾਰੀ। 
ਢਾਲ ਦਈ ਸਤ ਧਾ ਕਰਿ ਕੈ ਕਰ ਕੀ ਕਰਵਾਰਿ ਤ੍ਰਿਧਾ ਕਰ ਡਾਰੀ। ੧੮੫੨। 


ਢਾਲ ਕਟੀ ਤਰਵਾਰਿ ਗਈ ਕਟਿ ਐਸੇ _ਹਲਾਯੁਧ _ਸ੍ਯਾਮ _ਨਿਹਾਰਿਯੋ। 
ਮਾਰਤ ਹੈ ਬਲਿ ਕੋ ਅਬ ਹੀ ਨ੍ਰਿਪ ਯੋ ਅਪੁਨੇ ਮਨ ਮਾਝਿ ਬਿਚਾਰਿਯੋ। 
ਚਕ੍ਰ _ਸੰਭਾਰਿ ਮੁਰਾਰਿ ਤਬੈ ਕਰਿ ਜੁਧ ਕੇ ਹੇਤ ਚਲਿਯੋ ਬਲ ਧਾਰਿਯੋ। 
ਰੇ ਨ੍ਰਿਪ ਤੂ ਭਿਰ ਮੋ ਸੰਗ ਆਇ ਕੈ ਰਾਮ ਭਨੈ ਇਮ ਸ੍ਯਾਮ ਪੁਕਾਰਿਯੋ। ੧੮੫੩। 


ਯੌ _ਬਤੀਯਾ ਰਨ ਮੈ ਸੁਨਿ ਭੂਪਤਿ ਜੂਝ _ਮਚਾਵਨ ਸ੍ਯਾਮ ਸਿਉਂ ਆਯੋ। 

ਰੋਸਿ ਬਢਾਇ ਘਨੋ ਚਿਤ ਮੈ ਕਰ ਕੇ ਬਰ ਸੋ ਧਨੁ _ਤਾਨਿ ਚਢਾਯੋ। 

ਦੀਰਘ ਕਉਚ ਸਜੇ ਤਨ ਮੋ ਕਬਿ ਕੇ ਮਨ ਮੈ ਜਸੁ ਇਉ ਉਪਜਾਯੋ। 

ਮਾਨਹੁ ਜੁਧ ਸਮੇ ਰਿਸ ਕੈ ਰਘੁਨਾਥ ਕੇ ਊਪਰਿ _ਰਾਵਨ ਆਯੋ। ੧੮੫੪। 

ਆਵਤ ਭਯੋ _ਨ੍ਰਿਪ _ਸ੍ਯਾਮ ਕੇ _ਸਾਮੁਹੇ ਤਉ ਧਨੁ ਸ੍ਰੀ _ਬ੍ਰਿਜਨਾਥ ਸੰਭਾਰਿਯੋ। 
ਧਾਵਤ ਭਯੋ ਹਿਤ ਤੇ ਹਰਿ ਸਾਮੁਹੇ ਤ੍ਰਾਸ ਕਛੁ ਚਿਤ ਮੈ ਨ ਬਿਚਾਰਿਯੋ। 

ਕਾਨ ਪੁਮਾਨ ਲਉ ਤਾਨਿ ਕਮਾਨ ਸੁ ਬਾਨ ਲੈ ਸਤ ਕੇ ਛਤ੍ਹ ਪੈ ਮਾਰਿਯੋ। 

ਖੰਡ ਹੁਇ ਖੰਡ ਗਿਰਿਯੋ ਛਿਤ ਮੈ ਮਨੋ ਚੰਦ ਕੋ ਰਾਹੁ ਨੇ ਮਾਰਿ ਬਿਦਾਰਿਯੋ। ੧੮੫੫। 


ਛਤ੍ਹ ਕਟਿਓ ਨ੍ਰਿਪ ਕੋ ਜਬ ਹੀ ਤਬ ਹੀ ਮਨ ਭੂਪਤਿ ਕੋਪ ਭਯੋ ਹੈ। 
ਸ੍ਯਾਮ ਕੀ ਓਰ ਕੁਦ੍ਰਿਸਟਿ ਚਿਤੈ ਕਰਿ ਉਗੂ _ਸਰਾਸਨ ਹਾਥਿ ਲਯੋ_ਹੈ। 
ਜੋਰ ਸੋ ਖੈਚਨ ਲਾਗਿਯੋ ਤਹਾ ਨਹਿ ਐਚ ਸਕੇ ਕਰ ਕੰਪ ਭਯੋ _ਹੈ। 

ਲੈ ਧਨੁ ਬਾਨ ਮੁਰਾਰਿ ਤਬੈ ਤਿਹ ਚਾਪ ਚਟਾਕ ਦੈ ਕਾਟਿ ਦਯੋ _ਹੈ। ੧੮੫੬। 


ਬ੍ਰਿਜਰਾਜ _ਸਰਾਸਨ _ਕਾਟਿ ਦਯੋ ਤਬ ਭੂਪਤਿ ਕੋਪੁ ਕੀਯੋ ਮਨ ਮੈ। 
ਕਰਵਾਰਿ ਸੰਭਾਰਿ ਮਹਾ ਬਲ ਧਾਰਿ ਹਕਾਰਿ ਪਰਿਯੋ ਰਿਪੁ ਕੇ ਗਨ ਮੈ। 
ਤਹਾ ਢਾਲ ਸੋ ਢਾਲ ਕ੍ਰਿਪਾਨ ਕ੍ਰਿਪਾਨ ਸੋ ਯੌ _ਅਟਕੇ ਖਟਕੇ ਰਨ ਮੈ। 
ਮਨੋ _ਜ੍ਰਾਲ ਦਵਾਨਲ ਕੀ ਲਪਟੈ ਚਟਕੈ ਪਟਕੈ ਤ੍ਰਿਨ ਜਿਉ ਬਨ ਮੈ। _੧੮੫੭। 


ਘੂਮਤ ਘਾਇਲ ਹੁਇ ਇਕ ਬੀਰ ਫਿਰੈ ਇਕ ਸੂਉਨ ਭਰੇ _ਭਭਕਾਤੇ। 
ਏਕ _ਕਬੰਧ ਫਿਰੈ ਬਿਨੁ ਸੀਸ ਲਖੈ ਤਿਨ ਕਾਇਰ ਹੈ ਬਿਲਲਾਤੇ। 

ਤ੍ਯਾਗਿ ਚਲੇ ਇਕ ਆਹਵ ਕੌ ਇਕ ਡੋਲਤ ਜੁਧਹਿ ਕੇ ਰੌਗਿ ਰਾਤੇ। 
ਏਕ ਪਰੇ ਭਟ ਪ੍ਰਾਨ ਬਿਨਾ ਮਨੋ ਸੋਵਤ ਹੈ ਮਦਰਾ ਮਦ ਮਾਤੇ। ੧੮੫੮। 


ਜਾਦਵ ਜੇ ਅਤਿ ਕ੍ਰੋਧ ਭਰੇ ਗਹਿ ਆਯੁਧਿ ਸੰਧ ਜਰਾ ਪਹਿ _ਧਾਵਤ। 
ਅਉਰ ਜਿਤੇ ਸਿਰਦਾਰ ਬਲੀ _ਕਰਵਾਰਿ _ਸੰਭਾਰਿ ਹਕਾਰਿ _ਬੁਲਾਵਤ। 


ਕ੍ਰਿਸਨਾਵਤਾਰ ੫੯੩ 


ਗਜਿਆ ਅਤੇ _ਬਾਣਾਂ ਦੀ _ਭਾਰੀ ਵਰਖਾ _ਕਰ _ਦਿੱਤੀ। (ਬਲਰਾਮ _ਦੀ) ਢਾਲ ਦੇ ਸੌਤ ਟੋਟੇ 
ਕਰ _ ਦਿੱਤੇ _ਅਤੇ ਹੱਥ _ਦੀ _ ਤਲਵਾਰ _ਦੇ ਤਿੰਨ ਟੁਕੜੇ _ਕਰ _ਦਿੱਤੇ।੧੮੫੨ 


(ਜਿਸ ਵੇਲੇ) _ਢਾਲ _ਕਟ _ਗਈ _ ਅਤੇ _ਤਲਵਾਰ _ਵੀ ਕਟ ਗਈ, _(ਉਸ ਵੇਲੇ) 
ਅਜਿਹੀ ਹਾਲਤ ਵਿਚ ਸ੍ਰੀ ਕ੍ਰਿਸ਼ਨ ਨੇ _ਬਲਰਾਮ ਨੂੰ ਵੇਖਿਆ ਅਤੇ ਆਪਣੇ ਮਨ ਵਿਚ ਇਸ 
ਤਰ੍ਹਾਂ ਵਿਚਾਰਿਆ ਕਿ ਹੁਣੇ ਹੀ ਰਾਜਾ _ਬਲਰਾਮ ਨੂੰ ਮਾਰ _ਦੇਵੇਗਾ। _ਤਦ ਸ੍ਰੀ ਕ੍ਰਿਸ਼ਨ ਨੇ 
ਹੱਥ ਵਿਚ ਸੁਦਰਸ਼ਨ ਚੱਕਰ ਨੂੰ ਪਕੜ _ਲਿਆ ਅਤੇ ਯੁੱਧ _ਕਰਨ ਲਈ ਬਲ ਪੂਰਵਕ _ਚਲ 


ਪਿਆ। (ਕਵੀ) _ਰਾਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ _ਇਸ ਤਰ੍ਹਾਂ _ਲਲਕਾਰਾ _ਮਾਰਿਆ--ਹੇ 
ਰਾਜੇ! ਤੂੰ ਆ ਕੇ ਮੇਰੇ ਨਾਲ ਯੁੱਧ _ਕਰ।੧੮੫੩। 


ਦੀ: ਜ਼ਿੱਲਾ` ਚੜ੍ਹਾ ਲਿੰਆ। (ਉੱਜ ਦੇ). (ਸ਼ਰੀਰ: ਉਤੇ ਗੀ ਵੇ _ਸਜਿੰਆ ਹੋਇਆ ਜੀ. 
ਕਵੀ ਦੇ ਮਨ ਵਿਚ ਇਸ ਤਰ੍ਹਾਂ ਦਾ ਯਸ਼ ਪੈਂਦਾ ਹੋਇਆ ਮਾਨੋ ਯੁੱਧ ਦੌਰਾਨ ਕ੍ਰੋਧਵਾਨ ਹੋ 
ਕੇ _ਰਾਵਣ ਸ੍ਰੀ _ਰਾਮ _ਉਪਰ _ਚੜ੍ਹ ਆਇਆ _ ਹੋਵੇ।੧੮੫੪। 


(ਜਦੋਂ) ਰਾਜਾ ਸਰੀ ਕ੍ਰਿਸ਼ਨ ਦੇ ਸਾਹਮਣੇ ਆ ਗਿਆ ਤਾਂ ਸ਼ਿਆਮ ਜੀ ਨੇ ਧਨੁਸ਼ 
ਨੂੰ ਸੈਭਾਲ ਲਿਆ। ਇਧਰੋਂ ਸ੍ਰੀ ਕ੍ਰਿਸ਼ਨ ਭਜ ਕੇ (ਉਸ ਦੇ) ਸਾਹਮਣੇ ਹੋ ਗਏ ਅਤੇ ਚਿਤ 
ਵਿਚ ਕੁਝ ਵੀ ਡਰ ਨਹੀਂ ਮੰਨਿਆ। ਕੰਨ ਤਕ ਧਨੁਸ਼ ਨੂੰ ਖਿਚ ਕੇ ਲੈ ਕੇ ਵੈਰੀ 


ਘ 


(ਜਦ) ਸ੍ਰੀ ਕ੍ਰਿਸ਼ਨ ਨੇ _(ਜਰਾਸੈਧ ਦਾ) ਧਨੁਸ਼ ਕਟ ਸੁਟਿਆ ਤਦ ਰਾਜੇ ਨੇ 
ਬਲ ਨੂੰ 


ਰਹੇ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਇਰ 
ਚੀਖਾਂ _ਮਾਰਦੇ _ਹਨ। _ਕਈ _ਯੁੱਧ-ਭੂਮੀ ਨੂੰ _ਤਿਆਗ _ਚਲੇ _ਹਨ ਅਤੇ _ਇਕ ਯੁੱਧ _ਦੇ _ਰੰਗ 
ਵਿਚ ਰੰਗੇ ਹੋਏ ਹਨ। ਕਈ ਸੂਰਮੇ ਪ੍ਹਾਣਾਂ ਤੋਂ ਬਿਨਾ ਪਏ ਹਨ, ਮਾਨੋ ਸ਼ਰਾਬ ਪੀ ਕੇ ਮਸਤੀ 


ਦੀ ਅਵਸਥਾ _ ਵਿਚ _ ਸੁੱਤੇ _ਪਏ _ ਹੋਣ।੧੮੫੮। 


੫੮੯੪ 


ਸੀ _ਦਸਮ-ਗ੍ਰੰਥ _ਸਾਹਿਬ 


ਭੂਪਤਿ _ਪਾਨਿ ਲੈ ਬਾਨ _ਕਮਾਨ ਗੁਮਾਨ ਭਰਿਯੋ ਰਿਪੁ ਓਰਿ _ਚਲਾਵਤ। 
ਏਕ ਹੀ ਬਾਨ ਕੇ ਸਾਥ ਕੀਏ ਬਿਨੁ ਮਾਥ ਸੁ ਨਾਥ ਅਨਾਥ ਹੁਇ ਆਵਤ। ੧੮੫੯। 


ਏਕਨ ਕੀ ਭੁੂਜ ਕਾਟਿ ਦਈ ਅਰੁ ਏਕਨ ਕੇ ਸਿਰ ਕਾਟਿ ਗਿਰਾਏ। 
ਜਾਦਵ ਏਕ ਕੀਏ ਬਿਰਥੀ ਪੁਨਿ ਸ੍ਰੀ ਜਦੁਬੀਰ ਕੇ ਤੀਰ ਲਗਾਏ। 
ਅਉਰ _ਹਨੇ ਗਜਰਾਜ _ਘਨੌ ਬਰ ਬਾਜ ਬਨੇ ਹਨਿ ਭੂਮਿ ਗਿਰਾਏ। 
ਜੋਗਿਨ ਭੂਤ _ਪਿਸਾਚ _ਸਿੰਗਾਲਨ _ਸੁਉਨਤ ਸਾਗਰ ਮਾਝ _ਅਨਾਏ। _੧੮੬0। 


ਬੀਰ ਸੰਘਾਰ ਕੈ ਸ੍ਰੀ ਜਦੁਬੀਰ ਕੇ ਭੂਪ ਭਯੋ ਅਤਿ ਕੋਪ ਮਈ ਹੈ। 
ਜੁਧ ਬਿਖੈ ਮਨ ਦੇਤ ਭਯੋ ਤਨ ਕੀ ਸਿਗਰੀ ਸੁਧਿ ਭੂਲਿ ਗਈ ਹੈ। 
ਐਨ ਹੀ ਸੈਨ ਹਨੀ ਪ੍ਰਭ ਕੀ ਸੁ ਪਰੀ ਛਿਤ ਮੈ ਬਿਨ ਪ੍ਰਾਨ ਭਈ ਹੈ। 
ਭੂਪਤਿ ਮਾਨਹੁ _ਸੀਸਨ ਕੀ ਸਭ ਸੂਰਨ ਹੂੰ ਕੀ _ਜਗਾਤਿ ਲਈ ਹੈ। ੧੮੬੧। 


ਛਾਡਿ ਦਏ ਜਿਤ ਸਾਚ ਕੈ ਮਾਨਹੁ ਮਾਰਿ ਦਏ ਮਨ ਝੂਠ ਨ ਭਾਯੋ। 
ਜੋ ਭਟ ਘਾਇਲ ਭੂਮਿ ਪਰੇ ਮਨੋ ਦੋਸ ਕੀਯੋ ਕਛੁ ਦੰਡੁ ਦਿਵਾਯੋ। 
ਏਕ ਹਨੇ ਕਰ ਪਾਇਨ ਤੇ ਜਿਨ ਜੈਸੋ ਕੀਯੋ ਫਲ ਤੈਸੋ ਈ ਪਾਯੋ। 
ਰਾਜ ਸਿੰਘਾਸਨ ਸ੍ਯੰਦਨ ਬੈਠ ਕੈ ਸੂਰਨ ਕੇ _ਨ੍ਰਿਪ _ਨਿਆਉ ਚੁਕਾਯੋ। _੧੮੬੨। 


ਜਬ ਭੂਪ ਇਤੋ ਰਨ ਪਾਵਤ ਭਯੋ ਤਬ ਸ੍ਰੀ ਬ੍ਰਿਜ ਨਾਇਕ ਕੋਪ ਭਰਿਯੋ। 

ਨ੍ਰਿਪ ਸਾਮੁਹੇ ਜਾਇ ਕੇ ਜੂਝ ਮਚਾਤ ਭਯੋ ਚਿਤ ਮੈ ਨ ਰਤੀ ਕੁ ਡਰਿਯੋ। 

ਬ੍ਰਿਜ ਨਾਇਕ ਸਾਇਕ ਏਕ ਹਨ੍ਯੋ_ਨ੍ਰਿਪ ਕੋ_ ਉਰਿ ਲਾਗ ਕੈ ਭੂਮਿ ਪਰਿਯੋ। 
ਇਮ ਮੇਦ ਸੋ ਬਾਨ ਚਖਿਯੋ ਨ੍ਰਿਪ ਕੋ ਮਨੋ ਪੰਨਗ ਦੂਧ ਕੋ ਪਾਨ ਕਰਿਯੋ। ੧੮੬੩। 


ਸਹਿ ਕੈ ਸਰ ਸ੍ਰੀ ਹਰਿ ਕੋ ਉਰ ਮੈ ਨ੍ਰਿਪ ਸ੍ਯਾਮ ਹੀ ਕਉ ਇਕ ਬਾਨ ਲਗਾਯੋ। 
ਸੂਤ ਕੇ ਏਕ _ਲਗਾਵਤ ਭਯੋ ਸਰ _ਦਾਰੁਕ ਲਾਗਤ ਹੀ ਦੁਖੁ ਪਾਯੋ। 
ਹੁਇ ਬਿਸੰਭਾਰ ਗਿਰਿਯੋ ਈ ਚਹੈ ਤਿਹ ਕੋ ਰਥੁ ਆਸਨ ਨ ਠਹਰਾਯੋ। 
ਤਾਹੀ ਸਮੈ _ਚਪਲੰਗ _ਤੁਰੈਗਨਿ ਆਪਨੀ ਚਾਲ ਕੋ ਰੂਪ _ਦਿਖਾਯੋ। _੧੮੬੪। 


ਦੰਹਾਰ” 
ਭੁਜਾ ਪਕਰ ਕੇ ਸਾਰਥੀ ਰਥਿ ਤਬ ਡਾਰਿਯੋ ਧੀਰ। 
ਸ੍ਯੰਦਨ ਹਾਕਤ ਆਪੁ ਹੀ ਚਲਿਯੋ _ਲਰਤ _ਬਲਬੀਰ। _੧੮੬੫। 


ਕ੍ਰਿਸਨਾਵਤਾਰ ੫੮੯੫ 
ਲਲਕਾਰੇ _ਮਾਰਦੇ _ਹਨ। ਰਾਜਾ _ਹੱਥ _ਵਿਚ _ਧਨੁਸ਼ ਬਾਣ ਲੈ ਕੇ ਅਤੇ ਅਭਿਮਾਨ ਨਾਲ _ਭਰ 
ਕੇ ਵਲ ਚਲਾ ਦਿੰਦਾ ਹੈ। ਇਕੋ ਹੀ ਬਾਣ ਨਾਲ (ਕਈਆਂ ਨੂੰ) ਸਿਰਾਂ ਤੋਂ ਬਿਨਾ 
ਕਰ _ ਦਿੱਤਾ ਹੈ _ਅਤੇ _ਨਾਥ _ (ਸਰਦਾਰੀਆਂ _ਵਾਲੇ) _ ਅਨਾਥ _ਹੋ__ ਗਏ _ ਹਨ।੧੮੫੯। 


| 
ਰੂ 


ਬੁੱਧ ਭੁਲਾ ਦਿੱਤੀ ਹੈ। ਸੀ ਕ੍ਰਿਸ਼ਨ ਦੀ ਸਾਰੀ ਦੀ ਸਾਰੀ (“ਐਨ”) ਸੈਨਾ ਪ੍ਰਾਣਾਂ ਤੋਂ ਬਿਨਾ 
ਧਰਤੀ ਉਤੇ _ਵਿੱਛੀ ਪਈ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜੇ 
ਤੋਂ ਸਿਰਾਂ ਦੇ ਰੂਪ ਵਿਚ _ਕਰ _ਵਸੂਲ _ਕੀਤਾ _ਹੋਵੇ।੧੮੬੧। 
(ਇਥੇ ਇਕ ਰੂਪਕ ਰਾਹੀਂ ਕਵੀ ਨੇ ਦਸਿਆ ਹੈ ਕਿ ਰਾਜੇ 
ਉਨ੍ਹਾਂਨੂੰ) ਛਡ ਦਿੱਤਾ ਹੈ ਅਤੇ (ਜਿਨ੍ਹਾਂ ` ਨੂੰ ਝੂਠਾ ਨ 
ਹੈ ਝੂਠ _ਚੰਗਾ ਨਹੀਂ _ਲਗਦਾ। _ਜਿਹੜੇ ਸੂਰਮੇ 
ਕੇ ਧਰਤੀ ਉਤੇ ਪਏ ਹਨ, ਮਾਨੋ (ਉਨ੍ਹਾਂ ਨੇ) ਕੁਝ ਦੋਸ਼ ਕੀਤਾ ਹੋਵੇਗਾ (ਇਸ 
ਦਿੱਤਾ ਗਿਆ ਹੈ। ਇਕ ਹੱਥਾਂ ਪੈਰਾਂ ਤੋਂ ਵਢੇ ਹੋਏ ਹਨ, ਜਿਨ੍ਹਾਂ ਨੇ ਜਿਹੋ ਜਿਹਾ 
ਉਹੋ ਜਿਹਾ ਫਲ ਪਾਇਆ ਹੈ। ਰਾਜੇ (ਜਰਾਸੈਧ) ਨੇ _ਰਥ _ਦੇ ਰਾਜ ਸਿੰਘਾਸਨ 
ਸੂਰਮਿਆਂ _ਦਾ _ਨਿਆਂ ਚੁਕਾਇਆ _ਹੈ।੧੮੬੨। 
ਨੇ ਇਸ ਤਰ੍ਹਾਂ ਦਾ ਯੁੱਧ ਕੀਤਾ, ਤਦ ਸ੍ਹੀ ਕ੍ਰਿਸ਼ਨ ਕ੍ਰੋਧ 
ਦੇ ਸਾਹਮਣੇ ਜਾ ਕੇ ਰਣ ਮੰਡਿਆ ਅਤੇ ਚਿਤ ਵਿਚ 
ਸਰੀ ਕ੍ਰਿਸ਼ਨ ਨੇ ਦੀ 
ਪਿਆ। ਬਾਣ ਨੇ (ਰਾਜੇ ਨੂੰ ਲਗ ਕੇ 
ਚਖਿਆ _ ਮਾਨੋ _ਸੌਪ _ ਨੇ ਦੁੱਧ _ਪੀਤਾ _ਹੋਵੇ।੧੮੬੩। 
(ਆਪਣੀ) ਛਾਤੀ ਉਤੇ ਸ੍ਰੀ ਕ੍ਰਿਸ਼ਨ ਦਾ ਬਾਣ ਸਹਿ ਕੇ ਰਾਜੇ ਨੇ ਕ੍ਰਿਸ਼ਨ ਨੂੰ ਇਕ 
ਤੀਰ _ਮਾਰਿਆ। _ਇਕ _ਤੀਰ (ਕ੍ਰਿਸ਼ਨ ਦੇ) _ਰਥਵਾਨ ਨੂੰ ਮਾਰਿਆ, (ਜਿਸ ਦੇ) _ਲਗਦਿਆਂ 
ਰਥਵਾਨ ਨੇ ਬਹੁਤ ਦੁਖ ਪਾਇਆ। (ਉਹ) ਬੇਸੁਧ ਹੋ ਕੇ ਡਿਗਣ ਵਾਲਾ ਹੀ ਸੀ (ਕਿਉਂਕਿ) 
ਉਸ ਪਾਸੋਂ ਰਥ _ਉਤੇ ਬੈਠੇ _ਰਹਿਣਾ ਔਖਾ ਹੋ ਗਿਆ _ਸੀ। ਉਸੇ ਵੇਲੇ ਅਤਿਅੰਤ ਚੁਸਤ 
ਘੋੜਿਆਂ ਨੇ _ ਆਪਣੀ _ਚਾਲ _ਦਾ ਰੂਪ ਵਿਖਾਇਆ _ (ਅਰਥਾਤ _ਤੀਬਰ _ਗਤਿ _ਨਾਲ _ਦੌੜ 
ਗਏਈ)।੧੮੬੪। 


ਘੂਰ ਕੋ ਤਹ 
ਰੂ ਹੈਂ “8੫ ਪੱ 


। 
2 


। 
੪ 


ਨਾਲ 
ਰਤਾ 

ਛਾਤੀ 
ਚਰਬੀ 


ਤੂ 


ਦੀ) 


ਰੀ 
ਹਰ 


ਦੰਹਰਾ 
ਧੀਰਜਵਾਨ (ਸ੍ਰੀ ਕ੍ਰਿਸ਼ਨ ਨੇ) ਰਥਵਾਨ ਨੂੰ _ਬਾਹੋਂ ਪਕੜ ਕੇ ਰਥ _ਵਿਚ _ਲਿਟਾ ਦਿੱਤਾ 
ਅਤੇ _ਆਪ _ਹੀ ਰਥ ਨੂੰ ਹਕਦੇ ਹੋਏ ਲੜਦੇ _ਚਲੇ _ਗਏ।੧੮੬੫। 


੫੮੯੬ 


ਸੀ _ਦਸਮ-ਗ੍ਰੰਥ _ਸਾਹਿਬ 


ਹਾਵੀਯ” 
ਸਾਰਥੀ ਸ੍ਯੰਦਨ ਧੈ ਨ ਲਖਿਯੋ _ਬਲਿਦੇਵ ਕਹਿਓ ਰਿਸਿ ਤਾਹਿ _ਸੁਨੈ ਕੈ। 
ਜਿਉ ਦਲ ਤੋਰ ਜਿਤਿਯੋ ਸਬ ਹੀ ਤੈਸੋ ਤੋ ਜਿਤੈ ਜਸ ਡੰਕ ਬਜੈ ਕੈ। 
ਮੂਢ ਭਿਰੇ ਪਤਿ ਚਉਦਹ ਲੋਕ ਕੇ ਸੰਗ ਸੁ ਆਪ ਕਉ ਭੂਪ ਕਹੈ ਕੈ। 
ਕੀਟ ਪਤੰਗ ਸੁ _ਬਾਜਨ ਸੈਗਿ ਉਡਿਯੋ ਕਛੁ ਚਾਹਤ ਪੰਖ ਲਗੈ _ਕੈ। ੧੮੬੬। 


ਛਾਡਤ ਹੈ ਅਜਹੁੰ ਤੁਹਿ ਕਉ ਪਤਿ ਚਉਦਹ ਲੋਕਨ ਕੇ ਸੰਗ ਨ ਲਰੁ। 

ਗ੍ਯਾਨ ਕੀ ਬਾਤ ਧਰੋਂ ਮਨ ਮੈ ਸੁ ਅਗ੍ਯਾਨ ਕੀ ਚਿਤ ਤੇ ਬਾਤ ਬਿਦਾ ਕਰੁ। 
ਰਛਕ ਹੈ ਸਭ ਕੋ _ਬ੍ਰਿਜਨਾਥ ਕਹੈ ਕਬਿ ਸਯਾਮ ਇਹੈ ਜੀਅ ਮੈ ਧਰੁ। 

ਤ੍ਯਾਗ ਕੈ ਆਹਵ ਸਸਤੁ ਸਬੈ ਸੁ _ਅਬੈ ਘਨਿ ਸ੍ਯਾਮ ਕੇ ਪਾਇਨ ਪੈ ਪਰੁ। ੧੮੬੭। 


ਜ਼ੱਪਣ/ 
ਜਬੈ _ਹਲਾਯੂਧ ਐਸੇ _ਕਹਿਯੋ। ਕ੍ਰੋਧ ਡੀਠ ਰਾਜਾ ਤਨ ਚਹਿਯੋ। 
ਕਹਿਯੋ ਨ੍ਰਿਪਤਿ ਸਬ ਕੋ _ਸੰਘਰ ਹੋ। ਛਤ੍ਰੀ ਹੋਇ ਗ੍ਰਾਰ ਤੇ ਟਰ ਹੋ। ੧੮੬੮। 


ਮਾਵੀਯ” 
ਭਾਖਬੋ ਇਉ ਨ੍ਰਿਪ ਕੋ ਸੁਨ ਕੈ ਜਦੁਬੀਰ ਸਬੈ ਅਤਿ ਕੋਪ ਭਰੇ ਹੈ। 
ਧਾਇ ਪਰੇ ਤਜਿ ਸੰਕ ਨਿਸੰਕ ਚਿਤੈ ਅਰਿ ਕਉ ਚਿਤੁ ਮੈ ਨ ਡਰੇ ਹੈ। 
ਭੂਪ ਅਯੋਧਨ ਮੈ ਧਨੁ ਲੈ ਤਿਹ ਸੀਸ ਕਟੇ ਗਿਰ ਭੂਮਿ ਪਰੇ ਹੈ। 
ਮਾਨਹੁ ਪਉਨ ਪ੍ਰਚੰਡ ਬਹੈ ਛੁਟਿ ਬੇਲਨ ਤੇ ਗਿਰਿ ਫੂਲ ਝਰੇ ਹੈ। ੧੮੬੯। 


ਸੈਨ ਸੰਘਾਰਤ ਭੂਪ ਫਿਰੈ ਭਟ ਆਨਿ ਕਉ ਆਖ ਤਰੈ ਨਹੀ ਆਨੇ। 

ਬਾਜ ਘਨੇ ਗਜ ਰਾਜਨ ਕੇ ਸਿਰ ਪਾਇਨ ਲਉ ਸੈਗਿ ਸੁਉਨ ਕੇ ਸਾਨੇ। 
ਅਉਰ _ਰਥੀਨ ਕਰੇ ਬਿਰਥੀ ਬਹੁ _ਭਾਤਿ ਹਨੇ ਜੇਊ ਬਾਧਤ ਬਾਨੇ। 

ਸੂਰਨ ਕੇ ਪ੍ਰਤਿਅੰਗ ਗਿਰੇ ਮਾਨੋ ਬੀਜ ਬੁਯੋ _ਛਿਤ ਮਾਹਿ _ਕ੍ਰਿਸਾਨੇ। ੧੮੭॥। 


ਇਹ ਭਾਤਿ ਬਿਰੁਧ ਨਿਹਾਰ ਭਯੋ _ਮੁਸਲੀਧਰ ਸ੍ਯਾਮ ਸੋ ਤੇਜ ਤਏ ਹੈ। 

ਭਾਖਿ ਦੋਊ ਨਿਜ ਸੂਤਨ ਕੋ ਰਿਪੁ ਸਾਮੁਹੇ ਜੁਧ ਕੇ ਕਾਜ ਗਏ ਹੈ। 

ਆਯੁਧ ਲੈ ਸੁ ਹਠੀ ਕਵਚੀ ਰਿਸ ਕੈ ਸੈਗਿ ਪਾਵਕ ਬਥੇਖ ਭਏ ਹੈ। 

ਸ੍ਯਾਮ ਭਨੈ ਇਮ ਧਾਵਤ ਭੇ ਮਾਨਹੁ ਕੇਹਰਿ ਦੁਇ ਮ੍ਰਿਗ ਹੇਰਿ ਧਏ ਹੈ। ੧੮੭੧। 


ਕ੍ਰਿਸਨਾਵਤਾਰ ੫੯੭ 


੭ਾਵੀੰਯ੍ਾ 
(ਸੀ ਕ੍ਰਿਸ਼ਨ ਦੇ) ਰਥਵਾਨ ਨੂੰ ਰਥ ਉਤੇ ਨ ਵੇਖ ਕੇ ਬਲਰਾਮ ਨੇ ਕ੍ਰੋਧਿਤ ਹੋ ਕੇ 


ਉਸ 

(ਰਾਜਾ _ਜਰਾਸੈਧ) ਨੂੰ ਸੁਣਾ ਕੇ _ਕਿਹਾ--ਜਿਵੇਂ ਤੇਰਾ ਸਾਰਾ ਸੈਨਾ-ਦਲ ਜਿਤ ਲਿਆ ਹੈ, ਉਸੇ 

ਤਰ੍ਹਾਂ _ਤੈਨੂੰ ਜਿਤ ਕੇ ਯਸ਼ ਦਾ ਡੰਕਾ _ਵਜਾਵਾਂਗੇ। ਮੂਰਖ ਚੌਦਾਂ _ਲੋਕਾਂ ਦੇ ਸੁਆਮੀ ਨਾਲ ਲੜ 
ਕੇ ਆਪਣੇ ਆਪ ਨੂੰ ਰਾਜਾ ਅਖਵਾਉਂਦਾ ਹੈਂ। _(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮਾਨੋ 

ਕੀੜਾ _ਜਾਂ ਪਤੰਗਾ ਖੰਭ _ਲਾ ਕੇ ਬਾਜ਼ਾਂ _ਦੇ ਨਾਲ _ਉਡਣਾ ਚਾਹੁੰਦਾ ਹੋਵੇ।੧੮੬੬। 

(ਹੇ _ਜਰਾਸੈਧ!) ਚੌਦਾਂ ਲੋਕਾਂ ਦੇ ਸੁਆਮੀ ਅਜੇ _ਵੀ ਤੈਨੂੰ ਛਡ ਸਕਦੇ 

ਤੂੰ (ਉਨ੍ਹਾ) ਨਾਲ ਬੁੱਧ ਨ ਕਰੋਂ! 


ਵਿਚ _ਧਾਰਨ _ਕਰ _ਲੈ। _ਰਣ-ਭੂਮੀ 
ਦੇ 


(ਉਸ ਦੇ) ਸ਼ਰੀਰ ਵਲ ਵੇਖਿਆ। ਰਜ ਨੇ ਕਿਹਾ (ਹੁਣੇ ਹੀ) ਸਭ _ ਨੂੰ ਮਾਰਦਾ ਹਾਂ, (ਕੀ) 
ਛਤ੍ਰੀ ਹੋਕੇ ਗਵਾਲੇ ਨਾਲ _ (ਯੁੱਧ _ਕਰਨੋ) _ਟਲ _ਜਾਵਾਂ।੧੮੬੮। 


ਮਾਵੀਲ” 

ਰਾਜੇ ਦੇ ਅਜਿਹੇ ਬੋਲ ਸੁਣ ਕੇ ਸਾਰੇ ਯਾਦਵ ਯੋਧੇ ਅਤਿ ਅਧਿਕ ਕ੍ਰੋਧ ਨਾਲ ਭਰ 
ਗਏ ਹਨ। ਸੰਸਾ ਛਡ ਕੇ (ਸਾਰੇ) ਟੁਟ ਕੇ ਪੈ ਜਾਂਦੇ ਹਨ ਅਤੇ ਨਿਸੰਗ ਹੋ ਕੇ ਵੈਰੀ ਵਲ 
ਤਕਦੇ ਹਨ, _ਪਰ _ਚਿਤ _ਵਿਚ _ਡਰਦੇ ਨਹੀਂ _ਹਨ। _ਰਾਜਾ _(ਜਰਾਸੈਧ) ਨੇ _ਵੀ _ਯੁੱਧ-ਭੂਮੀ 
ਵਿਚ ਧਨੁਸ਼ ਬਾਣ ਲੈ ਕੇ ਉਨ੍ਹਾਂ ਦੇ ਸਿਰ ਕਟ ਦਿੱਤੇ ਹਨ ਜੋ ਧਰਤੀ ਉਤੇ ਡਿਗ ਪਏ 
ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ ਤੇਜ਼ ਹਵਾ ਦੇ ਚਲਣ _ਨਾਲ ਵੇਲਾਂ ਨਾਲੋਂ ਫੁਲ ਟੁਟ 
ਕੇ ਧਰਤੀ ਉਤੇ _ਡਿਗੇ _ਪਏ _ਹੋਣ।੧੮੬੯। 

ਰਾਜਾ _(ਜਰਾਸੈਧ) _ਸੈਨਾ ਨੂੰ ਮਾਰਦਾ ਫਿਰਦਾ ਹੈ ਅਤੇ ਕਿਸੇ ਹੋਰ ਸੂਰਮੇ ਨੂੰ ਔਖ 
ਹੇਠਾਂ ਨਹੀਂ ਲਿਆਉਂਦਾ। _ਬਹੁਤ ਸਾਰੇ ਘੋੜੇ, ਵੱਡੇ ਵੱਡੇ ਹਾਥੀ ਸਿਰ ਤੋਂ ਲੈ ਕੇ ਪੈਰਾਂ ਤਕ 
ਲਹੂ _ਨਾਲ _ਗੜੂਚੇ ਪਏ _ਹਨ ਅਤੇ _ਰਥਾਂ ਵਾਲਿਆਂ ਨੂੰ _ਰਥਾਂ ਤੋਂ ਬਿਨਾ _ਕਰ ਦਿੱਤਾ ਹੈ। 


ਦੇ _ਅੰਗ-ਪੁਰਤਿ-ਅੰਗ (ੁੱਧ-ਭੂਮੀ) ਵਿਚ _ਡਿਗੇ ਪਏ _ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ 
ਧਰਤੀ _ਵਿਚ _ ਕਿਸਾਨ _ਨੇ ਬੀਜ _ਬੀਜੇ _ਹੋਣ। _੧੮੭0। 


ਇਸ ਪ੍ਰਕਾਰ ਦੀ ਵਿਰੋਧੀ (ਸਥਿਤੀ) ਵੇਖ ਕੇ _ਬਲਰਾਮ ਸ੍ਰੀ ਕ੍ਰਿਸ਼ਨ ਪੁਤਿ ਤੱਤੇ 
ਹੋ ਗਏ _ਹਨ। (ਫਿਰ) ਦੋਵੇਂ ਆਪਣੇ _ਰਥਵਾਨਾਂ ਨੂੰ ਕਹਿ ਕੇ ਯੁੱਧ ਕਰਨ ਲਈ ਵੈਰੀ ਦੇ 
ਸਾਹਮਣੇ _ਹੋ__ਗਏ _ਹਨ। _ਹਠੀਲੇ _ਕਵਚਧਾਰੀ ਸ਼ਸਤ੍ਰ _ਲੈ _ਕੇ ਕ੍ਰੋਧ ਨਾਲ _ਅੱਗ _ਦਾ ਰੂਪ 
ਬਣੇ ਹੋਏ _ਹਨ। (ਕਵੀ) ਸ਼ਿਆਮ _ਕਹਿੰਦੇ ਹਨ, (ਉਹ) ਇਸ ਤਰ੍ਹਾਂ ਧਾਵਾ ਕਰ ਕੇ ਪਏ 
ਹਨ ਮਾਨੋ ਹਿਰਨ ਨੂੰ ਵੇਖ ਕੇ ਦੋ ਸ਼ੇਰ ਟੁਟ ਕੇ ਪੈ ਗਏ ਹੋਣ।੧੮੭੧। 


ਪ੯੮ 


ਸੀ _ਦਸਮ-ਗ੍ਰੰਥ _ਸਾਹਿਬ 


ਧਨੁ ਸਾਇਕ ਲੈ ਰਿਸਿ ਭੂਪਤਿ ਕੇ ਤਨ ਘਾਇ ਕਰੇ ਬ੍ਰਿਜਰਾਜ ਤਬੈ। 

ਪੁਨਿ ਚਾਰੋ ਈ ਬਾਨਨ ਸੋ_ਹਯ ਚਾਰੋ ਈ ਰਾਮ ਭਨੈ ਹਨਿ ਦੀਨੇ ਸਬੈ। 

ਤਿਲ _ਕੋਟਿਕ ਸ੍ਯੰਦਨ ਕਾਟਿ ਕੀਯੋ ਧਨੁ _ਕਾਟਿ ਦੀਯੋ ਕਰਿ ਕੋਪ ਜਬੈ। 

ਨ੍ਿਪ ਪਿਆਦੋ ਗਦਾ ਗਹਿ _ਸਉਹੇ ਗਯੋ ਅਤਿ ਜੁਧੁ ਭਯੋ ਕਰਿ ਹੋ ਸੁ ਅਬੈ। ੧੮੭੨। 


ਪਾਇਨ ਧਾਇ ਕੈ ਭੂਪ ਬਲੀ ਸੁ ਗਦਾ ਕਹੁ ਘਾਇ ਹਲੀ ਪੂਤ ਝਾਰਿਯੋ। 
ਕੋਪ ਹੁਤੋ ਸੁ ਜਿਤੋ ਤਿਹ ਮੈ ਸਬ ਸੂਰਨ ਕੋ ਸੁ ਪ੍ਰਤਛ ਦਿਖਾਰਿਯੋ। 


ਕੂਦਿ ਹਲੀ ਭੂਇੰ ਠਾਢੋ ਭਯੋ ਜਸੁ ਤਾ ਛਬਿ ਕੋ ਕਬਿ ਸ੍ਯਾਮ ਉਚਾਰਿਯੋ। 
ਚਾਰੋ _ਈ ਅਸ੍ਹਨ ਸੂਤ ਸਮੇਤ ਸੁ ਕੈ ਸਬ ਹੀ ਰਥ ਚੂਰਨ ਡਾਰਿਯੋ। ੧੮੭੩। 


ਇਤ ਭੂਪ ਗਦਾ ਗਹਿ ਆਵਤ ਭਯੋ ਉਤ ਲੈ ਕੇ ਗਦਾ ਮੁਸਲੀਧਰ ਧਾਯੋ। 
ਆਇ ਅਯੋਧਨ ਬੀਚ _ਦੁਹੁੰ ਕਬਿ _ਸ੍ਯਾਮ ਕਹੈ ਰਨ ਦੁੰਦ ਮਚਾਯੋ। 

ਜੁਧ ਕੀਯੋ ਬਹੁਤੇ ਚਿਰ ਲਉ ਨਹਿ ਆਪਿ ਗਿਰਿਓ ਉਤ ਕਉ ਨ ਗਿਰਾਯੋ। 
ਐਸੇ __ਰਿਝਾਵਤ ਭਯੋ ਸੁਰ ਲੋਗਨ _ਧੀਰਨ _ਬੀਰਨ ਕੋ _ਰਿਝਵਾਯੋ। _੧੮੭੪। 


ਹਾਰ ਕੈ ਬੈਠ ਰਹੈ ਦੋਊ ਬੀਰ ਸੈਭਾਰਿ ਉਠੈ ਪੁਨਿ ਜੁਧੁ ਮਚਾਵੈ। 
ਰੰਚ ਨ ਸੰਕ ਕਰੈ ਚਿਤ ਮੈ ਰਿਸ ਕੈ ਦੋਊ ਮਾਰ ਹੀ ਮਾਰ ਉਘਾਵੈ। 
ਜੈਸੇ ਗਦਾਹਵ ਕੀ ਬਿਧਿ ਹੈ ਦੋਊ ਤੈਸੇ ਲਰੈ ਅਰੁ ਘਾਵ ਚਲਾਵੈ। 
ਨੈਕੁ ਟਰੈ ਨ ਅਰੈ ਹਠ ਬਾਧਿ ਗਦਾ ਕੋ ਗਦਾ ਸੈਗਿ ਵਾਰ ਬਚਾਵੈ। ੧੮੭੫। 


ਸ੍ਯਾਮ ਭਨੈ ਅਤਿ ਆਹਵ ਮੈ ਮੁਸਲੀ ਅਰੁ ਭੂਪਤਿ ਕੋਪ ਭਰੇ ਹੈ। 
ਆਪਸ ਬੀਚ ਹਕਾਰ ਦੋਊ ਭਟ ਚਿਤ ਬਿਖੈ ਨਹੀ ਨੈਕੁ ਡਰੇ ਹੈ। 
ਭਾਰੀ ਗਦਾ ਗਹਿ ਹਾਥਨ ਮੈਂ ਰਨ ਭੂਮਹਿ ਤੇ ਨਹਿ ਪੈਗੁ ਟਰੇ ਹੈ। 
ਮਾਨਹੁ ਮਧਿ ਮਹਾ ਬਨ ਕੇ ਪਲ ਕੇ ਹਿਤ ਹਰੈ ਬਰ ਸਿੰਘ ਅਰੇ ਹੈ। ੧੮੭੬। 


ਕਾਟਿ ਗਦਾ ਬਲਦੇਵ ਦਈ ਤਿਹ ਭੂਪਤਿ ਕੀ ਅਰੁ _ਬਾਨਨ ਮਾਰਿਯੋ। 
ਪਉਰਖ ਯਾ _ਹੀ_ਭਿਰਿਯੋ ਹਮ ਸੋ ਰਿਸ ਕੈ ਅਰਿ ਕਉ ਇਹ ਭਾਤਿ ਪਚਾਰਿਯੋ। 
ਇਉ ਕਰਿ ਕੈ ਪੁਨਿ ਬਾਨਨ ਮਾਰਿ ਸਰਾਸਨ ਲੈ ਤਿਹ ਗ੍ਰੀਵਹਿ ਡਾਰਿਯੋ। 
ਦੇਵ ਕਰੈ ਉਪਮਾ ਸੁ ਕਹੈ ਜਦੁਬੀਰ ਜਿਤਿਯੋ ਸੁ ਬਡੋ _ਅਰਿ ਹਾਰਿਯੋ। ੧੮੭੭। 


ਕੰਪਤ ਹੋ ਜਿਸ ਤੇ ਖਗੇਸ ਮਹੇਸ ਮੁਨੀ ਜਿਹ ਤੇ ਭੈ ਭੀਤਿਯੋ। 
ਸੇਸ ਜਲੇਸ _ਦਿਨੇਸ ਨਿਸੇਸ ਸੁਰੇਸ ਹੁਤੇ ਚਿਤ ਮੈ ਨ ਨਿਚੀਤਿਯੋ। 


ਕ੍ਰਿਸਨਾਵਤਾਰ ੫੮੯੯ 


ਤਦ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ ਅਤੇ ਕ੍ਰੋਧਿਤ ਹੋਕੇ ਰਾਜੇ ਦੇ ਸ਼ਰੀਰ ਉਤੇ 
ਘਾਉ ਕਰ ਦਿੱਤੇ ਹਨ। ਫਿਰ ਚੌਹਾਂ ਹੀ ਬਾਣਾਂ ਨਾਲ ਚੌਹਾਂ ਹੀ ਘੋੜਿਆਂ ਨੂੰ, (ਕਵੀ) ਰਾਮ 
ਹਨ, ਮਾਰ ਦਿੱਤਾ ਹੈ। (ਰਾਜੇ ਦੇ) ਰਥ ਨੂੰ ਕਟ ਕੇ ਤਿਲ 
ਟੁਕੜੇ _ਕਰ ਦਿੱਤੇ ਹਨ ਅਤੇ ਜਦੋਂ ਫਿਰ ਕ੍ਰੋਧ ਕੀਤਾ ਹੈ ਤਾਂ ਧਨੁਸ਼ ਨੂੰ ਵੀ 
ਹੈ। _ਰਾਜੇ _(ਜਰਾਸੈਧ) ਨੇ _ਪੈਦਲ ਹੀ ਗਦਾ ਪਕੜ _ਕੇ (ਕ੍ਰਿਸ਼ਨ ਦੇ) ਸਾਹਮਣੇ ਜਾ ਕੇ 
ਭਿਆਨਕ _ ਯੁੱਧ _ ਕੀਤਾ, ਜਿਸ _ਦਾ _ ਵਰਣਨ ਹੁਣ ਕਰਦਾ _ ਹਾਂ।੧੮੭੨। 


ਬਲਵਾਨ ਰਾਜੇ ਨੇ ਪੈਦਲ ਹੀ ਭਜ _ਕੇ ਗਦਾ ਨੂੰ _ਬਲਰਾਮ _ਉਤੇ _ਝਾੜਿਆ _ਅਤੇ 
ਘਾਇਲ _ ਕਰ _ਦਿੱਤਾ। _ਉਸ _ਵਿਚ ਜਿਤਨਾ _ਵੀ ਕ੍ਰੋਧ _(ਸਿਮਟਿਆ ਹੋਇਆ) _ਸੀ, _ਉਹ 
ਸਾਰਿਆਂ ਸੂਰਮਿਆਂ ਨੂੰ ਪ੍ਰਤੱਖ _ਵਿਖਾ _ਦਿੱਤਾ। _ਬਲਰਾਮ _(ਰਥ ਤੋਂ) ਕੁਦ ਕੇ ਭੂਮੀ ਉਤੇ 
ਕਵੀ ਸ਼ਿਆਮ ਨੇ ਇਸ ਤਰ੍ਹਾਂ ਉਚਾਰਿਆ ਹੈ। ਚੌਹਾਂ ਹੀ 

ਘੋੜਿਆਂ ਨੂੰ ਰਥਵਾਨ ਸਹਿਤ ਅਤੇ ਸਾਰੇ ਹੀ ਰਥਾਂ_ ਨੂੰ ਚੂਰ ਚੂਰ _ਕਰ _ਦਿੱਤਾ ਹੈ।੧੮੭੩। 


ਇਧਰੋ' ਰਾਜਾ _(ਜਰਾਸੈਧ) ਗਦਾ ਪਕੜ ਕੇ ਆ ਗਿਆ ਹੈ ਅਤੇ ਉਧਰੋਂ _ਬਲਰਾਮ 
ਗਦਾ ਲੈ ਕੇ ਆ ਧਸਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਨੇ _ਯੁੱਧ-ਭੂਮੀ _ਵਿਚ 
ਆ ਕੇ ਦੁਅੰਦ ਯੁੱਧ ਮਚਾਇਆ ਹੈ। (ਉਨ੍ਹਾਂ ਨੇ) ਬਹੁਤ ਚਿਰ _ਤਕ ਯੁੱਧ _ਕੀਤਾ ਹੈ ਅਤੇ 
(ਦੋਹਾਂ ਵਿਚੋਂ ਕੋਈ ਵੀ) ਨ ਆਪ ਡਿਗਿਆ ਹੈ ਅਤੇ ਨ ਦੂਜੇ ਨੂੰ ਡਿਗਾ ਸਕਿਆ ਹੈ। 
ਇਸ ਤਰ੍ਹਾਂ (ਦੋਹਾਂ ਨੇ) ਦੇਵਤਿਆਂ ਨੂੰ ਖੁਸ਼ ਕਰ _ਲਿਆ ਹੈ ਅਤੇ ਧੀਰਜ _ਵਾਲੇ _ਯੋਧਿਆਂ 
ਨੂੰ ਵੀ ਪ੍ਰਸੰਨ _ਕਰ _ਲਿਆ _ਹੈ।੧੮੭੪। 

ਦੋਵੇਂ ਯੋਧੇ _ਥਕ _ਕੇ ਬੈਠ ਗਏ ਹਨ ਅਤੇ ਫਿਰ ਸੰਭਲ ਕੇ (ਅਰਥਾਤ _ਸਾਵਧਾਨ 
ਹੋ ਕੇ) ਉਠੇ ਹਨ ਅਤੇ (ਫਿਰ) ਯੁੱਧ ਮਚਾ ਦਿੱਤਾ ਹੈ। ਚਿਤ ਵਿਚ ਜ਼ਰਾ ਜਿੰਨਾ ਸੰਸਾ ਨਹੀਂ 
ਕਰਦੇ, _ਬਲਕਿ ਕ੍ਰੋਧ _ਕਰ _ਕੇ _ਮਾਰੋ-ਮਾਰੋਂ _ਪੁਕਾਰਦੇ _ਹਨ। _ ਜਿਵੇਂ _ਗਦਾ-ਯੁੱਧ _ਦੀ _ਵਿਧੀ 
ਹੈ, ਦੋਵੇਂ ਉਸੇ ਤੜ੍ਹਾਂ ਲੜਦੇ ਹਨ ਅਤੇ (ਇਕ ਦੂਜੇ ਉਤੇ) ਵਾਰ ਕਰਦੇ ਹਨ। (ਯੁੱਧ ਵਿਚੋਂ) 
ਜ਼ਰਾ ਵੀ ਹਟਦੇ ਨਹੀਂ ਹਨ, ਹਠ ਬੰਨ੍ਹ ਕੇ ਅੜੇ _ਖੜੋਤੇ ਹਨ ਅਤੇ _ਗਦਾ ਦਾ _ਵਾਰ ਗਦਾ 
ਨਾਲ _ਹੀ ਬਚਾਉਂਦੇ _ਹਨ।੧੮੭੫ 


ਵਿਚ ਜ਼ਰਾ ਜਿਨੇ _ਵੀ ਡਰਦੇ ਨਹੀਂ __ਹਨ। _ਹੱਥਾਂ _ਵਿਚ _ਭਾਰੀ ਗਦਾ ਪਕੜ _ਕੇ _ਰਣ-ਭੂਮੀ 
ਵਿਚੋਂ ਇਕ ਕਦਮ _ਵੀ ਨਹੀਂ ਹਟਦੇ _ਹਨ। (ਇੰਜ _ਪੁਤੀਤ ਹੁੰਦਾ ਹੈ) ਮਾਨੋ _ਬਹੁਤ ਵਡੇ 
ਬਨ _ ਵਿਚ _ਮਾਸ _ਲਈ _ ਬਲਵਾਨ _ਸ਼ੇਰ ਹੋਕੇ _ਅੜੇ _ਖੜੋਤੇ _ਹੋਣ।੧੮੭੬। 

ਬਲਰਾਮ ਨੇ _ਉਸ ਰਾਜੇ ਦੀ ਗਦਾ ਨੂੰ ਕਟ ਸੁਟਿਆ ਅਤੇ ਬਾਣਾਂ ਦੀ ਮਾਰ _ਕੀਤੀ 
ਅਤੇ ਕ੍ਰੋਧ ਕਰ ਕੇ ਵੈਰੀ ਨੂੰ ਇਸ ਤਰ੍ਹਾਂ ਬੋਲਿਆ--ਇਸੇ _ਮਰਦਾਨਗੀ _ਨਾਲ _ਅਸਾਂ _ਨਾਲ 
ਆ ਕੇ ਲੜਿਆ ਸੀ। ਇਸ ਤਰ੍ਹਾਂ ਕਹਿ ਕੇ ਫਿਰ ਬਾਣਾਂ ਦੀ ਮਾਰ ਕੀਤੀ ਹੈ ਅਤੇ ਧਨੁਸ਼ 
ਲੈ ਕੇ ਉਸ ਦੀ ਧੌਣ ਵਿਚ ਲਈ ਹੈ। ਉਪਮਾ _ਕਰਨ _ਲਗ ਗਏ _ਹਨ ਅਤੇ 
ਕਹਿੰਦੇ ਕਿ ਸ੍ਹੀ ਕ੍ਰਿਸ਼ਨ 


੬00 


ਸੀ _ਦਸਮ-ਗ੍ਰੰਥ _ਸਾਹਿਬ 


ਤਾ ਨ੍ਰਿਪ ਕੇ ਸਿਰ ਪੈ ਕਬਿ ਸ੍ਯਾਮ ਕਹੈ ਇਹ ਕਾਲ ਇਸੋ ਅਬ ਬੀਤਿਯੋ। 
ਧੰਨਹਿ ਧੈਨਿ ਕਰੈ ਸਬ ਸੂਰ ਭਲੇ ਭਗਵਾਨ ਬਡੋ _ਅਰਿ ਜੀਤਿਯੋ। ੧੮੭੮। 


ਬਲਭਦੂ ਗਦਾ ਗਹਿ ਕੈ ਇਤ ਤੇ ਰਿਸ ਸਾਥ ਕਹਿਯੋ ਅਰਿ ਕਉ ਹਰਿ ਹੋ। 

ਇਹ ਪ੍ਰਾਨ ਬਚਾਵਤ ਕੋ ਹਮ ਸੋ ਜਮ ਜਉ ਭਿਰਿ ਹੈ ਨ ਤਊ ਭਰਿ ਹੋ। 

ਘਨ ਸ੍ਯਾਮ ਸਬੈ ਸੰਗਿ ਜਾਦਵ ਲੈ ਤਜਿ ਯਾਹ ਕਹੈ ਨ ਭਯਾ ਟਰਿ ਹੋ। 

ਕਬਿ ਸ੍ਯਾਮ ਕਹੈ ਮੁਸਲੀ ਇਹ ਭਾਤਿ ਅਬੈ ਇਹ ਕੋ ਬਧ ਹੀ ਕਰਿ ਹੋ। ੧੮੭੯। 


ਸੁਨਿ ਭੂਪ ਹਲਾਯੁਧ ਕੀ _ਬਤੀਯਾ ਅਪੁਨੇ ਮਨ ਮੈ ਅਤਿ ਹੀ ਡਰੁ ਮਾਨਿਯੋ। 
ਮਾਨੁਖ ਰੂਪ _ਲਖਿਯੋ ਨ ਬਲੀ ਨਿਸਚੈ ਬਲ ਕਉ ਜਮ ਰੂਪ ਪਛਾਨਿਯੋ। 

ਸੀ _ਜਦੁਬੀਰ ਕੀ ਓਰਿ ਚਿਤੈ ਤਜਿ ਆਯੁਧ _ਪਾਇਨ ਸੋ ਲਪਟਾਨਿਯੋ। 

ਮੇਰੀ ਸਹਾਇ ਕਰੋਂ ਪ੍ਰਭ ਜੂ ਕਬਿ _ਸ੍ਯਾਮ ਕਹੈ ਕਹਿ ਯੌ _ਘਿਘਿਯਾਨਿਯੋ। ੧੮੮॥। 
ਕਰੁਨਾਨਿਧ ਦੇਖਿ ਦਸਾ ਤਿਹ ਕੀ ਕਰੁਨਾਰਸ ਕਉ ਚਿਤ ਬੀਚ _ਬਢਾਯੋ। 
ਕੋਪਰਿ ਛਾਡਿ ਦਯੋ ਹਰਿ ਜੂ ਦੁਹੂੰ ਨੈਨਨ ਭੀਤਰ ਨੀਰ _ਬਹਾਯੋ। 

ਬੀਰ _ਹਲਾਯੂਧ ਠਾਢੋਂ ਹੁਤੋ ਤਿਹ ਕੋ ਕਹਿ ਕੈ ਇਹ ਬੈਨ ਸੁਨਾਯੋ। 

ਛਾਡਿ ਦੈ ਜੋ ਹਮ ਜੀਤਨ ਆਯੋ ਹੋ _ਸੋ_ਹਮ ਜੀਤ ਲਯੋ _ਬਿਲਖਾਯੋ। ੧੮੮੧। 


ਇਹ ਛੋਡਿ ਹਲੀ ਨਹੀ ਛੋਡਤ ਹੋ ਕਿਹ ਕਾਜ ਕਹਿਓ ਤੁਹਿ `ਬਾਨਨ ਮਾਰਿਯੋ। 
ਜੀਤ ਲਯੋ _ਤੋ ਕਹਾ ਭਯੋ ਸਯਾਮ ਬਡੋ _ਅਰਿ ਹੈ ਇਹ ਪਉਰਖ _ਹਾਰਿਯੋ। 
ਆਛੋ ਰਥੀ ਹੈ ਭਯੋ ਸ਼ਿਰਥੀ ਅਰੁ ਪਾਇ ਗਹੈ ਪਰ੍ਭ ਤੇਰੇ ਉਚਾਰਿਯੋ। 

ਤੇਈਸ ਛੋਹਨੀ ਕੋ ਪਤਿ ਹੈ ਤੋ ਕਹਾ ਇਹ ਕੋ ਸਬ ਸੈਨ ਸੰਘਾਰਿਯੋ। ੧੮੮੨। 


ਦੰਹਰਾ 
ਸੈਨ ਬਡੋ ਸੈਗਿ ਸਤੂ ਕੋ ਜੀਤਿ ਤਾਹਿ ਤਿਹ ਜੀਤਿ। 
ਛਾਡਤ ਹੈ ਨਹਿ ਬਧਤ ਤਿਹ ਇਹੈ ਬਡਨ ਕੀ ਰੀਤਿ। ੧੮੮੩। 


ਨਾਵੰਯਾ 


ਪਾਗ ਦਈ ਅਰੁ ਬਾਗੋ ਦਯੋ ਇਕ ਸ੍ਯੰਦਨ ਦੈ ਤਿਹ ਛਾਡ ਦਯੋ_ ਹੈ। 
ਭੂਪ ਚਿਤੈ ਹਰਿ ਕੋ ਚਿਤ ਮੈ ਅਤਿ ਹੀ ਕਰਿ ਲਜਤਵਾਨ ਭਯੋ _ਹੈ। 


ਕ੍ਰਿਸਨਾਵਤਾਰ ੬0੧ 


ਰਹਿੰਦੇ _ਹਨ। _ਕਵੀ ਸ਼ਿਆਮ _ਕਹਿੰਦੇ ਹਨ, _ਉਸ ਰਾਜੇ _(ਜਰਾਸੈਧ) ਦੇ ਸਿਰ ਉਤੇ ਇਹ 
(ਬਲਰਾਮ) _ਇਸ _ਵੇਲੇ _ਕਾਲ ਬਣ _ਗਿਆ ਹੈ। ਸਾਰੇ ਸੂਰਮੇ _ਧੰਨ ਧੰਨ _ਕਰਦੇ ਹਨ ਕਿ 
ਚੰਗਾ _ਹੋਇਆ _ ਭਗਵਾਨ _ ਨੇ _ ਵੱਡਾ _ਵੈਰੀ _ਜਿਤ _ਲਿਆ _ਹੈ।੧੮੭੮। 


ਇਧਰੋਂ _ਬਲਰਾਮ _ਨੇ ਗਦਾ _ਪਕੜ _ਕੇ ਕ੍ਰੋਧ _ਨਾਲ _ਕਿਹਾ--(ਮੈਂ ਹੁਣੇ) ਵੈਰੀ ਨੂੰ 
ਮਾਰਦਾ ਹਾਂ। ਇਹ ਮੇਰੇ ਕੋਲੋਂ ਕਿਵੇਂ ਪ੍ਰਾਣ ਬਚਾ _ਸਕਦਾ _ਹੈ। (ਜੇ) ਜਮ ਵਾਂਗ _ਲੜੇਗਾ, 
ਤਾਂ ਵੀ ਨਹੀਂ ਡਰਾਂਗਾ। (ਜੇ _ਕਰ) ਸ੍ਰੀ ਕ੍ਰਿਸ਼ਨ ਸਾਰਿਆਂ ਯਾਦਵਾਂ ਨੂੰ ਨਾਲ ਲੈ ਕੇ ਇਸ 


ਚ 


ਨੂੰ ਛਡ ਦੇਣ ਲਈ ਕਹਿਣ ਤਾਂ ਵੀ ਹੇ ਭਰਾ ਜੀ! (ਮੈਂ ਆਪਣੇ ਇਰਾਦੇ ਤੋਂ) ਨਹੀਂ _ਹਟਾਂਗਾ। 
ਕਵੀ ਸ਼ਿਆਮ _ਕਹਿੰਦੇ ਹਨ, _ਬਲਰਾਮ _ਇਸ ਤਰ੍ਹਾਂ (ਕਹਿੰਦਾ ਹੈ) ਕਿ ਹੁਣੇ ਹੀ ਇਸ ਨੂੰ 
ਮਾਰ _ਦਿਆਂਗਾ।੧੮੭੯। 

ਬਲਰਾਮ _ਦੀਆਂ _ਗੱਲਾਂ _ਸੁਣ ਕੇ ਰਾਜੇ _(ਜਰਾਸੈਧ) ਨੇ _ਆਪਣੇ ਮਨ _ਵਿਚ 
ਡਰ ਮੰਨਿਆ ਹੈ। (ਉਸ ਨੇ) ਬਲਰਾਮ ਨੂੰ ਮਨੁੱਖ ਨ ਨਿਸਚਿਤ ਕਰ ਕੇ ਉਸ ਨੂੰ 
ਦੇ ਰੂਪ ਵਿਚ ਪਛਾਣਿਆ ਹੈ। ਸ੍ਰੀ ਕ੍ਰਿਸ਼ਨ ਵਲ ਵੇਖ ਕੇ ਅਤੇ ਸ਼ਸਤ੍ਰ ਛਡ ਕੇ (ਉਨ੍ਹਾਂ ਦੇ) 
ਪੈਰਾਂ ਨਾਲ _ਲਿਪਟ _ਗਿਆ ਹੈ। _ਕਵੀ ਸ਼ਿਆਮ _ਕਹਿੰਦੇ ਹਨ, 'ਹੇ ਪ੍ਰਭੂ! ਮੇਰੀ ਸਹਾਇਤਾ 
ਕਰੋ” _ਕਹਿ _ਕੇ _ਤਰਲੇ _ ਕਰਨ _ ਲਗਾ _ਹੈ।੧੮੮0। 
ਦੇ ਸਾਗਰ (ਸ੍ਰੀ ਕ੍ਰਿਸ਼ਨ ਨੇ) ਉਸ _ਦੀ ਸਥਿਤੀ ਨੂੰ ਵੇਖ ਕੇ (ਆਪਣੇ) ਚਿਤ 
ਦੇ ਭਾਵ ਨੂੰ ਵਧਾਇਆ ਹੈ। ਸ੍ਰੀ ਕ੍ਰਿਸ਼ਨ ਨੇ ਕ੍ਰੋਧ ਤਿਆਗ ਦਿੱਤਾ ਹੈ ਅਤੇ 
ਦੋਹਾਂ ਵਿਚ ਜਲ _ਵਗਾ ਦਿੱਤਾ _ਹੈ। _(ਜਿਥੇ) _ਬਲਰਾਮ _ਸੂਰਮਾ _ਖੜੋਤਾ ਹੋਇਆ ਸੀ, 
ਉਸ ਨੂੰ ਸੈਬੋਧਨ ਕਰ ਕੇ ਇਹ ਬਚਨ ਕਹੇ _ਹਨ--(ਹੇ ਬਲਰਾਮ! ਇਸ ਨੂੰ) ਛਡ ਦੇ। ਜੋ 
ਸਾਨੂੰ _ਜਿਤਣ ਆਇਆ ਸੀ, ਉਸ ਨੂੰ ਅਸੀਂ ਜਿਤ ਲਿਆ ਹੈ ਅਤੇ ਇਹ ਵਿਰਲਾਪ _ਕਰਨ 
ਲਗ ਗਿਆ ਹੈ।੧੮੮੧। 

(ਸਰੀ ਕ੍ਰਿਸ਼ਨ ਨੇ _ਕਿਹਾ--) ਹੇ ਬਲਰਾਮ! ਇਸ ਨੂੰ ਛਡ ਦੇ। (ਬਲਰਾਮ ਨੇ _ਕਿਹਾ- 
ਮੈਂ) ਨਹੀਂ _ਛਡਾਂਗਾ। (ਕ੍ਰਿਸ਼ਨ ਨੇ _ਕਿਹਾ--ਤੂੰ) ਇਹ (ਗੱਲ) ਕਿਸ ਲਈ ਕਹੀ ਹੈ। (ਇਸ 
ਲਈ ਕਿ ਤੂੰ) ਇਸ ਨੂੰ ਬਾਣਾਂ ਨਾਲ ਮਾਰਿਆ ਹੈ। ਜੇ (ਤੂੰ) ਇਸ ਨੂੰ ਜਿਤ ਲਿਆ ਹੈ 
ਤਾਂ ਕੀ ਹੋਇਆ। (ਬਲਰਾਮ ਨੇ _ਕਿਹਾ--) ਹੇ ਕ੍ਰਿਸ਼ਨ! ਇਹ ਸਾਡਾ ਵੱਡਾ ਵੈਰੀ ਹੈ ਅਤੇ 
ਸ਼ਕਤੀ ਖਤਮ _ਕਰ ਬੈਠਾ ਹੈ। (ਸੀ ਕ੍ਰਿਸ਼ਨ ਨੇ ਕਿਹਾ--ਹੇ ਬਲਰਾਮ! ਇਕ ਤਾਂ ਇਹ) ਚੰਗਾ 
ਰਥੀ ਹੈ ਅਤੇ ਰਥ ਤੋਂ ਵਾਂਝਿਆ ਗਿਆ ਹੈ ਅਤੇ ਕਹਿੰਦਾ ਹੈ-- ਹੇ ਸੁਆਮੀ! ਤੇਰੇ ਪੈਰ 
ਪਕੜਦਾ ਹਾਂ। ਜੇ ਤੇਈ _ਅਛੋਹਣੀ ਸੈਨਾ ਦਾ _ਸੁਆਮੀ ਹੈ, ਤਾਂ ਕੀਹ (ਤੂੰ ਤਾਂ) ਇਸ ਦੀ 
ਸਾਰੀ _ਸੈਨਾ _ਮਾਰ _ਦਿੱਤੀ _ਹੈ।੧੮੮੨। 
ਦੰਹਰ” 

(ਹੁਣ, ਕਿਸੇ) ਵੈਰੀ ਨਾਲ ਜੋ ਬਹੁਤ ਵੱਡੀ ਸੈਨਾ ਹੁੰਦੀ ਹੈ; ਜੇ ਉਸ ਨੂੰ ਜਿਤ ਲਿਆ 
(ਤਾਂ ਆਪਣੇ _ ਆਪ) _ਉਹ _ਜਿਤਿਆ _ਗਿਆ। (ਅਜਿਹੇ _ਸੈਨਾ-ਨਾਇਕ _ ਅਥਵਾ _ਰਾਜੇ ਨੂੰ) 
ਛਡ ਦਿੱਤਾ ਜਾਂਦਾ ਹੈ, _ਮਾਰਿਆ _ਨਹੀਂ ਜਾਂਦਾ, _ਇਹੀ _ਵਡਿਆਂ _ਦੀ _ਰੀਤ _ਹੈ।੧੮੮੩। 


(ਆਖਿਰ ਸ੍ਰੀ ਕ੍ਰਿਸ਼ਨ ਨੇ _ਜਰਾਸੈਧ ਨੂੰ) _ਪਗੜੀ _ਦਿੱਤੀ ਅਤੇ ਬਸਤੁ ਦਿੱਤੇ _ਅਤੇ 
ਇਕ ਰਥ ਦੇ ਕੇ ਉਸ ਨੂੰ ਛਡ ਦਿੱਤਾ। ਰਾਜਾ (ਜਰਾਸੈਧ) ਸ੍ਰੀ ਕ੍ਰਿਸ਼ਨ ਨੂੰ ਮਨ ਵਿਚ ਚਿਤਵ 


੬0੨ 


ਸੀ _ਦਸਮ-ਗ੍ਰੰਥ _ਸਾਹਿਬ 


ਗ੍ਰੀਵ ਨਿਵਾਇ ਮਹਾ ਦੁਖੁ ਪਾਇ ਘਨੋ ਪਛਤਾਇ ਕੈ ਧਾਮਿ ਗਯੋ _ਹੈ। 


ਸ੍ਰੀ _ਜਦੁਬੀਰ ਕਉ ਚਉਦਹ _ਲੋਕਨ _ਸ੍ਯਾਮ ਭਨੈ ਜਸੁ ਪੂਰਿ _ਰਹਿਯੋ _ਹੈ। ੧੮੮੪। 


ਤੇਈਸ ਛੋਹਨ ਤੇਈਸ ਬਾਰ ਅਯੋਧਨ ਤੇ ਪਭ ਐਸੇ ਹੀ_ਮਾਰੇ। 

ਬਾਜ ਘਨੇ ਗਜ ਪਤਿ ਹਨੇ ਕਬਿ ਸ੍ਯਾਮ ਭਨੇ ਬਿਪਤੇ ਕਰਿ ਡਾਰੇ। 

ਏਕ ਹੀ ਬਾਨ ਲਗੇ ਹਰਿ ਕੋ ਜਮ ਧਾਮਿ ਸੋਊ ਤਜਿ ਦੇਹ ਪਧਾਰੇ। 

ਸੀ ਬ੍ਰਿਜਰਾਜ ਕੀ ਜੀਤ ਭਈ ਅਰਿ ਤੇਈਸ ਬਾਰਨ ਐਸੇ ਈ ਹਾਰੇ। ੧੮੮੫। 


ਦੰਹਰਾ 
ਦੇਵਨ ਜੋ ਉਸਤਤਿ _ਕਰੀ ਪਾਛੇ ਕਹੀ _ਸੁਨਾਇ। 
ਕਥਾ ਸੁ ਆਗੈ ਹੋਇ ਹੈ ਕਹਿ ਹੋ ਵਹੀ ਬਨਾਇ। ੧੮੮੬। 


ਹਾਵੀਲ” 
ਉਤ ਭੂਪਤਿ ਹਾਰਿ ਗਯੋ ਗ੍ਰਿਹ ਕੌ ਰਨ ਜੀਤਿ ਇਤੈ ਹਰਿ ਜੂ ਗ੍ਰਿਹਿ ਆਯੋ। 
ਮਾਤ ਪਿਤਾ ਕੋ _ਜੁਹਾਰੁ ਕੀਯੋ _ਪੁਨਿ ਭੂਪਤਿ ਕੇ ਸਿਰ ਛਤ੍ਰ _ਤਨਾਯੋ। 
ਬਾਹਰਿ ਆਇ ਗੁਨੀਨ ਸੁ ਦਾਨ ਦੀਯੋ ਤਿਨ ਇਉ ਜਸੁ ਭਾਖਿ ਸੁਨਾਯੋ। 
ਸੀ _ਜਦੁਬੀਰ ਮਹਾ _ਰਨਧੀਰ ਬਡੋ _ਅਰਿ _ਜੀਤਿ ਭਲੋ ਜਸੁ _ਪਾਯੋ। ੧੮੮੭। 


ਅਉਰ ਜਿਤੀ ਪੁਰਿ ਨਾਰਿ ਹੁਤੀ ਮਿਲਿ ਕੈ ਸਭ ਸ੍ਯਾਮ ਕੀ ਓਰਿ ਨਿਹਾਰੈ। 
ਭੂਖਨ ਅਉਰ ਜਿਤੋ ਧਨੁ ਹੈ ਪਟ ਸ੍ਰੀ ਜਦੁਬੀਰ ਕੇ ਊਪਰ ਵਾਰੈ। 
ਬੀਰ ਬਡੋ _ਅਰਿ ਜੀਤ ਲਯੋ _ਰਨਿ ਯੌ _ਹਸਿ ਕੈ ਸਬ ਬੈਨ ਉਚਾਰੈ। 
ਸੁੰਦਰ ਤੈਸੋ ਈ ਪਉਰਖ ਮੈ ਕਹਿ ਇਉ ਸਬ ਸੋਕ ਬਿਦਾ ਕਰ ਡਾਰੈ। ੧੮੮੮। 


ਹਸਿ ਕੈ ਪੁਰਿ ਨਾਰਿ ਮੁਰਾਰਿ ਨਿਹਾਰਿ ਸੁ ਬਾਤ ਕਹੈ ਕਛੂ ਨੈਨ ਨਚੈ ਕੈ। 
ਜੀਤਿ ਫਿਰੇ ਰਨ ਧਾਮਹਿ ਕੋ ਸੈਗਿ ਬੈਰਨ ਕੇ ਬਹੁ ਜੂਝ ਮਚੈ ਕੈ। 
ਏ ਈ ਸੁ ਬੈਨ ਕਹੈ ਹਰਿ ਸੋ ਤਬ ਸ੍ਯਾਮ ਭਨੈ ਕਛੁ ਸੰਕ ਨ ਕੈ ਕੈ। 
ਰਾਧਿਕਾ ਸਾਥ ਹਸੋ_ਪੂਭ ਜੈਸੇ ਸੁ ਤੈਸੇ ਹਸੈ ਹਮ ਓਰਿ ਚਿਤੈ ਕੈ। ੧੮੮੯। 


ਇਉ ਜਬ ਬੈਨ ਕਹੈ ਪੁਰ ਬਾਸਨਿ ਤਉ ਹਸਿ ਕੈ ਬ੍ਰਿਜਨਾਥ ਨਿਹਾਰੇ। 
ਚਾਰੁ ਚਿਤੌਨ ਕਉ ਹੇਰਿ ਤਿਨੋ ਮਨ ਕੇ ਸਬ ਸੋਕ ਸੰਤਾਪ ਬਿਡਾਰੇ। 


ਕ੍ਰਿਸਨਾਵਤਾਰ ੬0੩ 


ਦੰਹਰਾ 

(ਉਸ ਵੇਲੇ ਸ੍ਰੀ ਕ੍ਰਿਸ਼ਨ ਦੀ) ਜੋ ਉਸਤਤ ਦੇਵਤਿਆਂ ਨੇ ਕੀਤੀ, (ਉਹ ਅਸੀਂ) ਪਿਛੇ 
ਕਈ ਵਾਰ ਸੁਣਾਈ ਹੋਈ ਹੈ। (ਇਸ ਉਪਰੰਤ) ਜੋ ਕਥਾ ਅਗੇ ਹੋਈ ਹੈ, ਉਹੀ _ਸੈਵਾਰ 
ਕੇ ਕਹਿੰਦਾ ਹਾਂ।੧੮੮੬। 
੭ਾਵੀਯ੍ਾ 

ਉਧਰ _ਰਾਜਾ ਹਾਰ ਕੇ ਘਰ ਨੂੰ ਚਲਾ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਯੁੱਧ ਨੂੰ 
ਜਿਤ ਕੇ _ਘਰ ਨੂੰ ਪਰਤੇ _ਹਨ। _ (ਪਹਿਲਾਂ) ਮਾਤਾ-ਪਿਤਾ ਨੂੰ _ਪ੍ਰਨਾਮ _ਕੀਤਾ, ਫਿਰ _ਰਾਜਾ 
(ਉਗੁਸੈਨ) ਦੇ ਸਿਰ ਉਤੇ _ਛੌਤਰ _ਤਣਵਾਇਆ। _(ਘਰੋਂ) ਬਾਹਰ ਆ ਕੇ ਗੁਣੀ ਜਨਾਂ ਨੂੰ 


ਹੁ ਟੂ 

ਦਾਨ ਦਿੱਤਾ ਅਤੇ ਉਨ੍ਹਾਂ `ਨੇ (ਸਹੀ ਕ੍ਰਿਸ਼ਨ ਦਾ) ਯਸ਼ ਇਸ ਤਰ੍ਹਾਂ ਕਰ ਕੇ _ਸੁਣਾਇਆ--ਸ੍ਰੀ 

ਕ੍ਰਿਸ਼ਨ ਮਹਾਨ _ਅਤੇ _ਧੀਰਜ _ਵਾਲਾ ਸੂਰਮਾ ਹੈ ਜਿਸ ਨੇ ਵੈਰੀ ਨੂੰ ਜਿਤ ਕੇ ਚੰਗਾ ਯਸ਼ 
ਪ੍ਰਾਪਤ ਕੀਤਾ _ਹੈ।੧੮੮੭। 

ਹੋਰ _ਜਿਤਨੀਆਂ _ਵੀ _ (ਮਥੁਰਾ) ਨਗਰ _ ਦੀਆਂ ਇਸਤਰੀਆਂ _ਸਨ, _ (ਉਹ) ਸਾਰੀਆਂ 

ਮਿਲ ਕੇ ਸ੍ਰੀ ਕ੍ਰਿਸ਼ਨ ਵਲ _ਵੇਖਦੀਆਂ _ਹਨ। _(ਉਨ੍ਹਾਂ ਕੋਲ) ਜਿਤਨੇ ਗਹਿਣੇ, _ਕਪੜੇ _ਅਤੇ 


ਧਨ ਹੈ, (ਉਹ) ਸੀ ਕ੍ਰਿਸ਼ਨ ਉਤੋਂ _ਵਾਰਦੀਆਂ _ਹਨ। ਅਤੇ ਸਾਰੀਆਂ ਹਸ _ਹਸ ਕੇ ਇਹ 
ਬੋਲ _ਉਚਾਰਦੀਆਂ ਹਨ ਕਿ ਰਣ ਵਿਚ ਬਹੁਤ ਵੱਡਾ ਵੈਰੀ ਜਿਤ ਲਿਆ ਹੈ। _(ਜਿਹੋਂ ਜਿਹੇ) 


ਕੇ ਘਰ ਨੂੰ ਮੁੜ ਆਏ ਹੋ। ਇਹੋ ਜਿਹੇ ਬੋਲ (ਜਦੋਂ ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ 
ਤਾਂ ਨਿਸੰਗ ਹੋਕੇ ਕਹਿਣ ਲਗੀਆਂ--ਹੇ ਪ੍ਰਭੂ! ਜਿਸ ਤਰ੍ਹਾਂ ਤੁਸੀਂ _ਰਾਧਕਾ ਨਾਲ ਹਸਦੇ 
ਉਸ ਤਰ੍ਹਾਂ ਅਸਾਂ ਵਲ ਵੇਖ ਕੇ ਹਸੋ।੧੮੮੯। 

ਜਦੋਂ ਨਗਰ _ਵਿਚ _ਵਸਣ ਵਾਲੀਆਂ ਨੇ ਇਸ ਤਰ੍ਹਾਂ ਬੋਲ ਕਹੇ 

ਹਸ ਕੇ (ਉਨ੍ਹਾਂ ਵਲ) ਵੇਖਿਆ। ਉਨ੍ਹਾਂ ਨੂੰ ਸੁੰਦਰ ਜਾਂ ਪਿਆਰ _ਭਰੀ ਦ੍ਰਿਸ਼ਟੀ ਨਾਲ _ਵੇਖ 


ਰਿ] ਰੀ, 


ਜਾਂ 
ਕੇ, (ਉਨ੍ਹਾਂ ਦੇ) ਮਨ ਦੇ ਸਾਰੇ ਕਲੇਸ਼ ਅਤੇ ਸੋਗ ਦੂਰ ਕਰ ਦਿੱਤੇ। ਕਵੀ ਸ਼ਿਆਮ ਕਹਿੰਦੇ 


੬0੪ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰੌਮ ਛਕੀ ਤ੍ਰੀਯ ਭੂਮਿ ਕੇ ਊਪਰ ਝੂਮਿ ਗਿਰੀ ਕਬਿ ਸ੍ਯਾਮ ਉਚਾਰੇ। 
ਭਉਹ ਕਮਾਨ ਸਮਾਨ ਮਨੋ ਦ੍ਰਿਗਿ ਸਾਇਕ ਯੌ ਬ੍ਰਿਜ ਨਾਇਕ ਮਾਰੇ। ੧੮੯0। 


ਉਤ ਸੈਕਿਤ ਹੁਇ ਤ੍ਰੀਯਾ ਧਾਮਿ ਗਈ ਇਤ ਬੀਰ ਸਭਾ ਮਹਿ _ਸ੍ਯਾਮ ਜੂ _ਆਯੋ। 
ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ ਦਉਰ ਕੈ ਪਾਇਨ ਸੀਸ ਲੁਡਾਯੋ। 
ਆਦਰ ਸੋ ਕਬਿ ਸ੍ਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ। 
ਬਾਰਨੀ ਲੈ ਰਸੁ ਆਗੇ ਧਰਿਯੋ ਤਿਹ ਪੇਖਿ ਕੈ ਸ੍ਯਾਮ ਮਹਾ ਸੁਖ ਪਾਯੋ। ੧੮੯੧। 


ਬਾਰੁਨੀ ਕੇ ਰਸ ਸੌ ਜਬ ਸੂਰ ਛਕੇ ਸਬ ਹੀ ਬਲਿਭਦੂ ਚਿਤਾਰਿਯੋ। 

ਸਰੀ ਬ੍ਰਿਜਰਾਜ ਸਮਾਜ ਮੈ ਬਾਜ ਹਨੇ ਗਜ ਰਾਜ ਨ ਕੋਊ ਬਿਚਾਰਿਯੋ। 

ਸੋ ਬਿਨੁ ਪ੍ਰਾਨ ਕੀਯੋ ਛਿਨ ਮੈ ਰਿਸ ਕੈ ਜਿਹ ਬਾਨ ਸੁ ਏਕ ਪ੍ਹਾਰਿਯੋ। 

ਬੀਰਨ ਬੀਚ _ਸਰਾਹਤ ਭਯੋ ਸੁ _ਹਲੀ ਯੁਧ _ਸ੍ਯਾਮ ਇਤੋਂ ਰਨ _ਪਾਰਿਯੋ। ੧੮੯੨। 


ਦੰਹਰਾ 
ਸਭਾ ਬੀਚ ਸ੍ਰੀ ਕ੍ਰਿਸਨ ਸੋ ਹਲੀ ਕਹੈ ਪੁਨਿ ਬੈਨ। 
ਅਤਿ ਹੀ _ਮਦਰਾ ਸੋ _ਛਕੇ ਅਰੁਨ ਭਏ ਜੁਗ ਨੈਨ। ੧੮੯੩। 
ਹਵੀਯਾਂ 
ਦੀਬੋ ਕਛੁ _ਮਯ ਪੀਯੋ_ਘਨੋ ਕਹਿ ਸੂਰਨ ਸੋ ਇਹ ਬੈਨ ਸੁਨਾਯੋ। 
ਜੂਝਬੋ ਜੂਝ ਕੈ ਪ੍ਰਾਨ ਤਜੈਬੋ ਜੁਝਾਇਬੋ ਛਤ੍ਰਿਨ ਕੋ ਬਨਿ ਆਯੋ। 


ਬਾਰੁਨੁ ਕਉ ਕਬਿ ਸ੍ਯਾਮ ਭਨੈ ਕਚੁ ਕੇ ਹਿਤ ਤੋਂ ਭ੍ਰਿਗੁ ਨਿੰਦ ਕਰਾਯੋ। 


ਰਾਮ ਕਹੈ ਚਤੁਰਾਨਿਨ ਸੋ ਇਹੀ ਰਸ ਕਉ ਰਸ ਦੇਵਨ ਪਾਯੋ। ੧੮੯੪। 


ਦੰਹਰਾ 
ਜੈਸੇ ਸੁਖ ਹਰਿ ਜੂ ਕੀਏ ਤੈਸੇ ਕਰੇ ਨ ਅਉਰ। 
ਐਸੋ ਅਰਿ ਜਿਤ ਇੰਦਰ ਸੇ ਰਹਤ ਸੂਰ ਨਿਤ ਪਉਰਿ। ੧੮੯੫। 


ਹਾਵੀਯ” 
ਰੀਝ ਕੈ ਦਾਨ ਦੀਓ ਜਿਨ ਕਉ ਤਿਨ ਮਾਗਨਿ ਕੋ ਨ ਕਹੂੰ ਮਨੁ ਕੀਨੋ। 
ਕੋਪਿ ਨ ਕਾਹੂ ਸਿਉ ਬੈਨ ਕਹਿਯੋ ਜੁ ਪੈ ਭੂਲ ਪਰੀ ਚਿਤ ਕੈ ਹਸਿ ਦੀਨੋ। 
ਦੰਡ ਨ ਕਾਹੂੰ ਲਯੋ ਜਨ ਤੇ ਖਲ ਮਾਰਿ ਨ ਤਾ ਕੋ ਕਛੁ ਧਨੁ ਛੀਨੋ। 
ਜੀਤਿ ਨ ਜਾਨ ਦਯੋ ਗ੍ਰਿਹ ਕੋ _ਅਰਿ ਸ੍ਰੀ ਬ੍ਿਜਰਾਜ ਇਹੈ ਬੂਰਤ ਲੀਨੋ। ੧੮੯੬। 


ਕ੍ਰਿਸਨਾਵਤਾਰ ੬0੫ 


ਹਨ, ਪ੍ਰੇਮ ਵਿਚ _ਮਤਵਾਲੀਆਂ ਹੋਈਆਂ ਇਸਤਰੀਆਂ ਘੁੰਮੇਰੀ ਖਾ _ਕੇ _ਧਰਤੀ _ਉਤੇ _ਡਿਗ 
ਪਈਆਂ _ਹਨ। _ਮਾਨੋ (ਸੀ ਕ੍ਰਿਸ਼ਨ ਦੀਆਂ) ਭੌਆਂ ਕਮਾਨ ਵਰਗੀਆਂ ਹੋਣ ਅਤੇ ਕ੍ਰਿਸ਼ਨ ਨੇ 
ਨੈਣਾਂ ਦੇ ਤੀਰ ਮਾਰੇ _ਹੋਣ।੧੮੯॥। 
ਸ੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿਚ ਆ ਗਏ। ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ 
ਕੇ ਪੈਰਾਂ ਉਤੇ ਸਿਰ ਝੁਕਾਇਆ। _ਕਵੀ ਸ਼ਿਆਮ _ਕਹਿੰਦੇ ਹਨ, ਰਾਜੇ 

ਨੇ ਆਦਰ _ਨਾਲ (ਸਹੀ ਕ੍ਰਿਸ਼ਨ ਨੂੰ) (ਆਪਣੇ) _ਕੋਲ ਸਿੰਘਾਸਨ ਉਤੇ _ਬਿਠਾਇਆ। (ਫਿਰ) 
ਸ਼ਰਾਬ ਅਤੇ ਜਲ ਲੈ ਕੇ ਅਗੇ ਰਖੇ ਜਿਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਬਹੁਤ ਪ੍ਰਸੰਨ 
ਹੋਏ।੧੮੯੧। 

ਜਦ ਸ਼ਰਾਬ ਦੇ ਰਸ ਨਾਲ ਸਾਰੇ ਸੂਰਮੇ ਮਸਤ ਹੋ. ਗਏ (ਤਾਂ) ਬਲਰਾਮ ਨੇ ਦਸਿਆ 
ਕਿ ਸੀ ਕ੍ਰਿਸ਼ਨ ਨੇ (ਜਰਾਸੈਧ ਦੀ) ਸੈਨਾ (“ਸਮਾਜ”) ਦੇ ਘੋੜੇ ਮਾਰ ਦਿੱਤੇ ਹਨ ਅਤੇ ਕਿਸੇ 
ਵੌਡੇ ਹਾਥੀ ਨੂੰ ਵਿਚਾਰਿਆ ਤਕ _ਨਹੀਂ_ਹੈ (ਅਰਥਾਤ _ਮਾਰਨੋ _ਸੈਕੋਚ _ਨਹੀਂ ਕੀਤਾ _ਹੈ)। 
ਜਿਸ ਨੂੰ ਕਰੋਧਵਵਾਨ ਹੋ ਕੇ ਇਕ ਬਾਣ ਵੀ ਮਾਰਿਆ ਹੈ, ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ 
ਦਿੱਤਾ _ਹੈ। _ਸਾਰਿਆਂ ਸੂਰਮਿਆਂ _ਵਿਚ _ਸਲਾਹੁੰਦਿਆਂ ਹੋਇਆਂ, _ਬਲਰਾਮ ਨੇ (ਦਸਿਆ) ਕਿ 
ਇਸ ਤਰ੍ਹਾਂ ਦਾ ਯੁੱਧ ਮਚਾਇਆ _ਹੈ।੧੮੯੨। 


ਸਾਰੀ ਸਭਾ ਵਿਚ _ਬਲਰਾਮ ਨੇ ਸ੍ਰੀ ਕ੍ਰਿਸ਼ਨ ਨੂੰ ਫਿਰ _ਬਚਨ ਕਹੇ, _ਜਿਸ _ਦੀਆਂ 
ਦੋਵੇਂ ਅੱਖਾਂ ਸ਼ਰਾਬ _ਦੀ ਬਹੁਤੀ ਮਸਤੀ ਕਰ _ਕੇ _ਲਾਲ _ਹੋ__ਰਹੀਆਂ _ਸਨ।੧੮੯੩। 


(ਮੈਨੂੰ) ਥੋੜੀ ਸ਼ਰਾਬ ਦਿੱਤੀ ਹੈ _(ਅਤੇ ਖ਼ੁਦ) ਬਹੁਤ ਪੀਤੀ ਹੈ--ਇਹ ਕਹਿ ਕੇ 
ਸਾਰਿਆਂ ਸੂਰਮਿਆਂ ਨੂੰ _(ਬਲਰਾਮ ਨੇ) _ਬਚਨ _ਸੁਣਾਏ। ਯੁੱਧ _ਕਰਨਾ, ਯੁੱਧ _ਕਰ _ਕੇ ਪ੍ਹਾਣਾਂ 
ਨੂੰ ਤਿਆਗਣਾ ਅਤੇ ਯੁੱਧ _ਕਰਾਉਣਾ _ਛਤ੍ਹੀਆਂ ਨੂੰ _ਸ਼ੋਭਦਾ ਹੈ। _ਕਵੀ ਸ਼ਿਆਮ _ਜੀ ਕਹਿੰਦੇ 
ਹਨ, _(ਬ੍ਰਹਸਪਤਿ ਦੇ ਪੁੱਤਰ) “ਕਚ” (ਦੀ ਘਟਨਾ ਕਰ ਕੇ) ਭ੍ਰਿਗੂ 
ਕੀਤੀ ਹੈ। (ਕਵੀ) _ਰਾਮ _ਕਹਿੰਦੇ ਹਨ, ਦੇਵਤਿਆਂ ਨੇ ਇਸ ਰਸ 
ਪ੍ਰਾਪਤ ਕੀਤਾ _ਸੀ।੧੮੯੪। 
ਦੰਹਰ” 

ਜਿਸ ਪੁਕਾਰ ਦੇ ਸੁਖ ਸ੍ਰੀ ਕ੍ਰਿਸ਼ਨ ਨੇ ਦਿੱਤੇ ਹਨ, ਉਹੋ ਜਿਹੇ ਹੋਰ ਕੋਈ ਨਹੀਂ ਦੇ 
ਸਕਦਾ। (ਉਨ੍ਹਾਂ ਨੇ) ਇਸ ਤਰ੍ਹਾਂ ਦੇ ਵੈਰੀ ਜਿਤੇ ਹਨ ਜਿਨ੍ਹਾਂ ਦੇ ਦੁਆਰੇ ਤੇ ਇੰਦਰ _ਸਦਾ 
ਪਹਿਰਾ ਦਿੰਦਾ ਹੈ।੧੮੯੫। 
ਮਾਵੀਲ” 


ਮੰਗਣ ਲਈ ਨਹੀਂ ਕੀਤਾ ਹੈ। (ਕ੍ਰਿਸ਼ਨ ਨੇ) ਕਿਸੇ ਨਾਲ ਕ੍ਰੋਧਿਤ ਹੋ 
ਇੰ ਨੂੰ) 


ਤੋੱ ਦੰਡ ਹੈ 
ਉਸ ਦਾ ਕੁਝ ਧਨ ਨਹੀਂ ਖੋਹਿਆ ਹੈ। _(ਯੁੱਧ-ਭੂਮੀ ਵਿਚੋਂ ਕਿਸੇ 
ਸੀ ਕ੍ਰਿਸ਼ਨ ਨੇ ਇਹੀ _ਬੂਤ _ਧਾਰਨ _ਕੀਤਾ _ਹੋਇਆ _ਹੈ। _੧੮੯੬। 


ਸੀ _ਦਸਮ-ਗ੍ਰੰਥ _ਸਾਹਿਬ 


ਹਮ 


ਭੂਅ ਕੋ ਨਲ ਰਾਜ ਭਏ ਕਬਿ ਸ੍ਯਾਮ ਕਹੈ ਸੁਖ ਹਾਥਿ ਨ ਆਯੋ। 
ਸੁਖੁ ਭੂਮਿ ਨ ਪਾਯੋ ਤਬੈ ਮੁਰ ਮਾਰਿ ਜਬੈ ਜਮ ਧਾਮਿ ਪਠਾਯੋ। 
ਹਰਿਨਾਕਸ ਭ੍ਰਾਤ ਸਮੇਤ ਭਯੋ ਸੁਪਨੇ ਪ੍ਰਿਯੂ ਨ __ਦਰਸਾਯੋ। 

ਸੁਖੁ ਕਾਨ੍ਹ ਕੀ ਜੀਤ ਭਏ ਅਪਨੇ ਚਿਤ ਮੈ ਪੁਹਮੀ ਅਤਿ ਪਾਯੋ। ੧੮੯੭। 


2 ੨ ਦਾ 


ਜੋਰਿ ਘਟਾ ਘਨਘੋਰ ਘਨੈ ਜੁਰਿ ਗਾਜਤ ਹੈ ਕੋਊ ਅਉਰ ਨ ਗਾਜੈ। 
ਆਯੁਧ ਸੂਰ ਸਜੈ ਅਪਨੇ ਕਰਿ ਆਨ ਨ ਆਯੁਧ _ਅੰਗਹਿ ਸਾਜੈ। 
ਦੁੰਦਭਿ ਦੁਆਰ ਬਜੈ ਪ੍ਰਭ ਕੇ ਬਿਨੁ ਬ੍ਯਾਹ ਨ ਕਾਹੂ ਕੇ ਦੁਆਰਹਿ ਬਾਜੈ। 
ਪਾਪ ਨ ਹੋ ਕਹੂੰ ਪੁਰ ਮੈ ਜਿਤ ਹੀ ਕਿਤ ਧਰਮ ਹੀ ਧਰਮ _ਬਿਰਾਜੈ। ੧੮੯੮। 


ਦੰਹਰ” 
ਕ੍ਰਿਸਨ ਜੁਧ ਜੋ ਹਉ ਕਹਿਯੋ ਅਤਿ ਹੀ ਸੈਗਿ ਸਨੇਹ। 
ਜਿਹ ਲਾਲਚ ਇਹ ਮੈ ਰਚਿਯੋ ਮੋਹਿ ਵਹੈ ਬਰੁ ਦੇਹਿ। ੧੮੯੯। 
ਮਾਵੀਲ” 
ਹੇ ਰਵਿ ਹੇ ਸਸਿ ਹੈ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ। 
ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ। 
ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋਂ ਕਹਿ ਸਾਚ ਪਤੀਜੈ। 
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ੍ਯਾਮ ਇਹੈ ਵਰੁ _ਦੀਜੈ। ੧੯00। 


ਜਉ ਕਿਛੁ ਇਛ ਕਰੋ ਧਨ ਕੀ ਤਉ ਚਲਿਯੋ ਧਨੁ ਦੇਸਨ ਦੇਸ ਤੇ ਆਵੈ। 
ਅਉ ਸਬ _ਰਿਧਨ ਸਿਧਨ ਧੈ ਹਮਰੋਂ ਨਹੀ ਨੈਕੂੁ _ਹੀਯੋ ਲਲਚਾਵੈ। 

ਅਉਰ ਸੁਨੋ ਕਛੂ ਜੋਗ ਬਿਖੈ ਕਹਿ ਕਉਨ ਇਤੋਂ ਤਪੁ ਕੈ ਤਨੁ ਤਾਵੈ। 
ਜੂਝਿ ਮਰੋ ਰਨ ਮੈ ਤਜਿ ਭੈ ਤੁਮ ਤੇ ਪ੍ਰਭ ਸ੍ਯਾਮ ਇਹੈ ਵਰੁ ਪਾਵੈ। ੧੯0੧। 


ਪੂਰਿ ਰਹਿਯੋ ਸਿਗਰੇ ਜਗ ਮੈ ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈ। 

ਸਿਧ ਮੁਨੀਸੂਰ ਈਸੂਰ ਬ੍ਰਹਮ ਅਜੌ ਬਲਿ ਕੋ ਗੁਨ ਬ੍ਯਾਸ ਸੁਨਾਵੈ। 

ਅਤ੍ਰਿ _ਪਰਾਸੁਰ ਨਾਰਦ ਸਾਰਦ ਸ੍ਰੀ ਸੁਕ ਸੇਸ ਨ _ਅੰਤਹਿ_ਪਾਵੈ। 

ਤਾ ਕੋ ਕਬਿਤਨ ਮੈ ਕਬਿ ਸ੍ਯਾਮ ਕਹਿਯੋ ਕਹਿ ਕੈ ਕਬਿ ਕਉਨ ਰਿਝਾਵੈ। ੧੯0੨। 


/ਇੱਤ ਤਾੰ ਲਾਚਤੂ ਨਾਟਕ ਗੁੰਥੇਂ /ਕੁਸਨਾਵਤਾਨੇ ਸ਼ੁਧ ੫ਲੰਧੇ ਉਘ' 
ਲਰਾਨੀਨ ਕੋ _ਪਕਰ ਕੰਨ _ਛੋਨੈ _ਦੱਲੋਂ_ ਗਘਤੰ/ 


ਕ੍ਰਿਸਨਾਵਤਾਰ ੬02 


ਮੁਰ (ਦੈਂਤ ਨੂੰ) ਮਾਰ ਕੇ ਯਮ-ਲੋਕ ਭੇਜ ਦਿੱਤਾ ਗਿਆ ਸੀ; _ਹਰਨਾਕਸ (ਅਤੇ ਉ 
ਭਰਾ ਸਮੇਤ (ਉਨ੍ਹਾਂ ਦੇ _ਰਾਜ-ਕਾਲ ਵਿਚ) ਜੋ ਸੁਖ ਹਾਸਲ ਨਹੀਂ ਹੋਇਆ ਸੀ ਅਤੇ ਰਾਜਾ 
ਪ੍ਰਿੂ ਨੇ ਜੋ ਸੁਪਨੇ ਵਿਚ ਵੀ ਨਹੀਂ ਵਿਖਾਇਆ ਸੀ; ਉਹ ਸੁਖ ਸ੍ਰੀ ਕ੍ਰਿਸ਼ਨ ਦੀ ਜਿਤ ਹੋਣ 
ਤੇ ਪ੍ਰਿਥਵੀ _ਨੇ ਆਪਣੇ _ਚਿਤ _ਵਿਚ _ ਬਹੁਤ _ ਅਧਿਕ ਪ੍ਰਾਪਤ _ਕੀਤਾ _ਹੈ।੧੮੯੭। 


ਕਾਲੀਆਂ _ਘਟਾਵਾਂ ਜੋੜ ਕੇ _ਬਦਲ _ਬਹੁਤ _ਭਾਰੀ ਧੁਨ _ਨਾਲ _ਗਜਦੇ ਹਨ, (ਉਸ 
ਤਰ੍ਹਾਂ) _ਕੋਈ ਹੋਰ ਨਹੀਂ __ਗਜਦਾ। _ਸੂਰਮੇ ਆਪਣੇ _ਹੱਥਾਂ ਵਿਚ ਸ਼ਸਤ੍ਰ _ਸਜਾਉਂਦੇ ਹਨ, _ਹੋਰ 
ਕੋਈ (ਵੀ ਵਿਅਕਤੀ) ਸ਼ਰੀਰ ਉਤੇ ਸ਼ਸਤ੍ਰ ਨਹੀਂ _ਸਜਾਉਂਦਾ। ਸ੍ਰੀ ਕ੍ਰਿਸ਼ਨ ਦੇ ਦੁਆਰ ਉਤੇ 
(ਹਰ ਵੇਲੇ) ਨਗਾਰੇ _ਵਜਦੇ ਹਨ, ਵਿਆਹ ਤੋਂ ਬਿਨਾ ਕਿਸੇ ਹੋਰ ਦੇ ਦੁਆਰ ਉਤੇ ਨਹੀਂ 
ਵਜਦੇ। ਨਗਰ _ਵਿਚ ਕਿਸੇ ਥਾਂ ਪਾਪ ਵੀ ਨਹੀਂ ਹੁੰਦਾ, ਜਿਥੇ ਕਿਥੇ ਧਰਮ ਹੀ ਧਰਮ ਸੋਭਾ 
ਪਾ ਰਿਹਾ _ਹੈ।੧੮੯੮। 
ਦੰਹਰਾ 

ਜੋ ਸ੍ਰੀ ਕ੍ਰਿਸ਼ਨ ਦੇ ਯੁੱਧ (ਦਾ ਪ੍ਰਸੰਗ) ਮੈਂ ਬੜੇ ਪ੍ਰੇਮ ਨਾਲ ਕਿਹਾ ਹੈ, ਜਿਸ ਲੋਭ 
ਕਰ ਕੇ ਇਸ ਦੀ ਮੈਂ ਰਚਨਾ ਕੀਤੀ ਹੈ, ਮੈਨੂੰ ਉਹੀ ਵਰਦਾਨ _ਦਿਓ।੧੮੯੯। 
੭ਾਵੰਯਾ 
ਹੇ ਸੂਰਜ! ਹੇ ਚੰਦੂਮਾ! ਹੇ ਕਰੁਣਾ ਦੇ ਸਾਗਰ! ਹੁਣ ਮੇਰੀ ਬੇਨਤੀ ਧਿਆਨ _ਨਾਲ 
ਹਾਂ ਉਹੀ (ਪੂਰੀ) ਕਰ _ਦਿਓ। 'ਬਹੁਤ ਵਡੇ ਯੁੱਧ _ਵਿਚ ਸ਼ਸਤ੍ਰਾਂ ਸਹਿਤ _ਲੜ _ਮਰਾਂ--ਸਚ 
ਹਾਂ, _ਨਿਸਚਾ _ਕਰ _ਲਵੋ। _ਹੇ ਸੰਤਾਂ ਦੀ ਸਹਾਇਤਾ _ਕਰਨ _ਵਾਲੀ _ਜਗਤ _ ਮਾਤਾ! 
ਕਰ ਕੇ (ਕਵੀ) ਸ਼ਿਆਮ ਨੂੰ ਇਹੋ ਵਰ _ਦਿਓ।੧੯00। 


ਜੇ ਸੈਂ ਧਨ ਦੀ ਇੱਛਾ ਕਰਾਂ ਤਾਂ ਧਨ ਦੇਸ਼ਾਂ ਦੇਸ਼ਾਂ ਤੋਂ ਚਲਿਆ ਆਉਂਦਾ ਹੈ। ਅਤੇ 
ਹੋਰ ਸਾਰੀਆਂ _ਰਿੱਧੀਆਂ _ਸਿਧੀਆਂ ਤੇ ਮੇਰਾ _ਮਨ ਜ਼ਰਾ ਜਿੰਨਾ ਵੀ ਨਹੀਂ _ਲਲਚਾਉਂਦਾ _ਹੈ। 
ਹੋਰ ਸੁਣੋਂ, ਜੇ ਯੋਗ ਵਿਚ ਕੁਝ ਹੈ ਤਾਂ ਕੌਣ ਸ਼ਰੀਰ ਨੂੰ ਇਤਨਾ ਕਸ਼ਟ ਦੇਵੇ। (ਇਸ _ਕਰ 
ਕੇ) ਹੈ ਪੁ੍ਭੂ! (ਕਵੀ) ਸ਼ਿਆਮ ਤੁਹਾਡੇ ਤੋਂ ਇਹੀ ਵਰ ਮੰਗਦ ਹੈ ਕਿ ਭੈ ਨੂੰ ਛਡ ਕੇ ਰਣ 
ਵਿਚ _ਲੜ ਕੇ ਮਰ ਜਾਵਾਂ।੧੯0੧। 

ਸਾਰੇ ਜਗਤ _ਵਿਚ ਸ੍ਰੀ ਕ੍ਰਿਸ਼ਨ ਦਾ ਯਸ਼ ਪਸਰਿਆ ਹੋਇਆ ਹੈ ਅਤੇ ਹੁਣ ਤਕ 
ਲੋਕ _(ਉਸ ਨੂੰ) ਗਾਉਂਦੇ _ਹਨ। _ ਸਿੱਧ, _ਮੁਨੀਸ਼ਵਰ, _ ਸ਼ਿਵ, ਬ੍ਰਹਮਾ, _ਬਲਿ (ਰਾਜਾ) _ਅਤੇ 
ਵਿਆਸ (ਉਸ ਦੇ) ਗੁਣਾਂ ਨੂੰ ਹੁਣ ਤਕ ਸੁਣਾ ਰਹੇ ਹਨ। ਅਤ੍ਰੀ, ਪਰਾਸ਼ਰ, ਨਾਰਦ, ਸ਼ਾਰਦਾ, 


ਯਸ਼ ਨੂੰ ਸ਼ਿਆਮ ਕਵੀ ਨੇ ਕਵਿਤਾ ਵਿਚ ਕਿਹਾ ਹੈ। (ਅਜਿਹਾ) ਕਹਿਕੇ ਕਿਹੜਾ 
ਕਵੀ _(ਉਸ ਨੂੰ) _ਰਿਝਾ _ਸਕਦਾ _ਹੈ।੧੯0੨। 
/ਏਲੋਂ ਡੀ ਲਓ ਨਾਟਕ ਗੁੰਝ ਦੇ /ਕਰਸ਼ਫਤਾਰ ਦੇ ਲਠ-ਪੁਲੰਨ ਦੇ ਰਾਜਾ _ਲਰਾਲੰ 

ਨੂੰ ੪ਕੜ ਕੇ ਛੱਡ ਦੇਣ ਦਾ ਪੁਨੰਨ ਗਪਤ/ 


੬0੮ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਕਾਲ ਜਮਨ ਕੋਲੇ ਜਰਾਸੈਧਿ ਫਿਰ ਆਏ 
ਮਾਵੀਲ” 
ਭੂਪ ਸੁ ਦੁਖਿਤ ਹੋਇ ਅਤਿ ਹੀ ਅਪਨੇ ਲਿਖਿ ਮਿਤ ਕਉ ਪਾਤ ਪਠਾਈ। 
ਸੈਨ _ਹਨਿਯੋ _ਹਮਰੋ _ਜਦੁ ਨੰਦਨ ਛੋਰ ਦਯੋ ਮੁਹਿ ਕੈ _ਕਰੁਨਾਈ। 
ਬਾਚਤ ਪਾਤੀ ਚੜੋ ਤੁਮ ਹੂੰ ਇਤ ਆਵਤ ਹਉ ਸਬ ਸੈਨ ਬੁਲਾਈ। 


ਐਸੀ ਦਸਾਂ ਸੁਨਿ ਮਿਤ੍ਰਹਿ ਕੀ ਤਬ ਕੀਨੀ ਹੈ ਕਾਲ ਜਮਨ _ਚੜਾਈ। ੧੯0੩। 


ਸੈਨ ਕੀਓ ਇਕਠੋ ਅਪਨੇ ਜਿਹ ਸੈਨਹਿ ਕੌ ਕਛੂ ਪਾਰ ਨ _ਪਈਸਯੈ। 
ਬੋਲ ਉਠੈ ਕਈ ਕੋਟਿ ਬਲੀ ਜਬ ਏਕ ਕੋ ਲੈ ਕਰਿ ਨਾਮੁ ਬੁਲਈਜੈ। 
ਦੁੰਦਭਿ ਕੋਟਿ ਬਜੈ ਤਿਨ ਕੀ ਧੁਨਿ ਸੋ ਤਿਨ ਕੀ ਧੁਨਿ ਨ ਸੁਨਿ ਪਈਸੈ। 


ਐਸੇ ਕਹਾ ਸਭ ਹ੍ਯਾ ਨ ਟਿਕੋ ਪਲਿ ਸ੍ਯਾਮ ਹੀ ਸੋ _ਚਲਿ ਜੁਧੁ ਮਚਈਯੈ। ੧੯0੪। 


ਦੰਹਰਾ 
ਕਾਲ ਨੇਮਿ ਆਯੋ _ਪੁਬਲ _ਏਤੋ ਸੈਨ _ਬਢਾਇ। 
ਬਨ ਪਤ੍ਰਨ ਕੋਊ ਗਨਿ ਸਕੈ ਉਨੈ ਨ ਗਨਿਬੋ _ਜਾਇ। ੧੯0੫। 


ਹਾਵੀਯਾਂ 
ਡੇਰੋ ਪਰੈ ਤਿਨ ਕੋ ਜੁ ਜਹਾ ਲਘੁ ਘੋਰਨ ਕੀ ਨਦੀਆ ਉਠਿ _ਧਾਵੈ। 
ਤੇਜ ਚਲੈ ਹਹਰਾਟ ਕੀਏ ਅਤਿ ਹੀ ਚਿਤ ਸਤੂਨ ਕੇ ਡਰ ਪਾਵੈ। 
ਪਾਰਸੀ ਬੋਲ ਮਲੇਛ ਕਹੈ ਰਨ ਤੇ ਟਰਿ ਕੈ ਪਗੁ ਏਕ ਨ ਆਵੈ। 
ਸ੍ਯਾਮ ਜੂ ਕੋ ਟੁਕ ਹੇਰਿ ਕਹੈ ਸਰ ਏਕ ਹੀ ਸੋ ਜਮ ਲੋਕਿ ਪਠਾਵੈ। ੧੯0੬। 


ਅਗਨੇ ਇਤ ਕੋਪਿ ਮਲੇਛ ਚੜੇ ਉਤ ਸੰਧ ਜਰਾ ਬਹੁ ਲੈ ਦਲੁ ਆਯੋ। 
ਪਤ੍ਹ ਸਕੈ ਬਨ ਕੈ ਗਨ ਕੈ ਕੋਊ ਜਾਤਿ ਨ ਕੋ ਕਛੁ ਪਾਰ ਨ ਪਾਯੋ। 
ਬ੍ਰਿਜ ਨਾਇਕ ਬਾਰੁਨੀ ਪੀਤੋ _ਹੁਤੋ ਤਹ ਹੀ ਤਿਨਿ ਦੂਤ ਨੈ ਜਾਇ ਸੁਨਾਯੋ। 
ਅਉਰ ਜੋ ਹੂ ਡਰਿ ਪ੍ਰਾਨ ਤਜੈ ਇਤ ਸ੍ਰੀ ਜਦੁਬੀਰ ਮਹਾ ਸੁਖੁ _ਪਾਯੋ। ੧੯0੭। 


ਇਤ ਕੋਪਿ ਮਲੇਛ ਚੜੇ _ਅਗਨੇ ਉਤ ਆਇਯੋ ਲੈ ਸੈਧ ਜਰਾ ਦਲ _ਭਾਰੋ। 
ਆਵਤ ਹੈ ਗਜ ਰਾਜ ਬਨੇ ਮਨੋ ਆਵਤ ਹੈ ਉਮਡਿਯੋ ਘਨ ਕਾਰੋਂ। 


ਕ੍ਰਿਸਨਾਵਤਾਰ ੬0੯ 


ਹੁਣ ਕਾਲ ਜਮਨ ਨੂੰ ਲੈ ਕੇ ਜਰਾਸੈਧ ਫਿਰ ਆਇਆ 
੭ਾਵੀਯਾ 
ਰਾਜਾ _(ਜਰਾਸੈਧ) ਨੇ ਬਹੁਤ ਦੁਖੀ ਹੇ ਕੇ ਆਪਣੇ ਮਿਤਰ (ਕਾਲ _ਜਮਨ) ਨੂੰ ਇਕ 
ਚਿੱਠੀ ਲਿਖ _ਕੇ ਭੇਜ _ਦਿੱਤੀ। ਕ੍ਰਿਸ਼ਨ ਨੇ ਮੇਰੀ ਸੈਨਾ ਨੂੰ ਮਾਰ ਦਿੱਤਾ ਹੈ ਅਤੇ ਕਰੁਣਾ 


ਦਾ ਕੁਝ ਅੰਤ ਨਹੀਂ ਪਾਇਆ ਜਾ __ਸਕਦਾ। ਜਦੋਂ (ਕਿਸੇ) ਇਕ ਦਾ ਨਾਂ ਬੁ 
ਤਾਂ ਕਈ ਕਰੋੜ _ਸੂਰਮੇ _ਬੋਲ ਪੈਂਦੇ _ਹਨ। ਕਰੋੜਾਂ ਨਗਾਰੇ _ਵਜ _ਰਹੇ ਹਨ ਜਿਨ੍ਹਾਂ ਦੀ ਧੁਨ 
ਕਰ ਸੈਨਾ ਦੇ 


(ਕਾਲ _ਜਮਨ _ਦਾ ਸੈਨਾ-ਨਾਇਕ) “ਕਾਲ ਨੇਮ” ਇਤਨੀ ਪੁਬਲ ਅਤੇ ਅਤਿ ਅਧਿਕ 
ਸੈਨਾ ਲੈ ਕੇ ਆਇਆ ਹੈ ਕਿ ਬਨ (ਵਿਚਲੇ ਬ੍ਰਿਛਾਂ ਦੇ) ਪਤਿਆਂ ਨੂੰ (ਤਾਂ ਭਾਵੇਂ) ਕੋਈ 
ਗਿਣ _ਸਕੇ, _(ਪਰ) ਉਨ੍ਹਾਂ (ਸੈਨਿਕਾਂ ਨੂੰ) _ਗਿਣਿਆ _ਨਹੀਂ ਜਾ _ ਸਕਦਾ।੧੯0੫। 


ਜਿਥੇ ਉਨ੍ਹਾਂ ਦਾ ਡੇਰਾ ਪਿਆ ਹੋਇਆ ਸੀ, (ਉਥੇ) ਘੋੜਿਆਂ ਦੇ ਪਿਸ਼ਾਬ ('ਲਘੁ”) 
ਦੀਆਂ ਨਦੀਆਂ _ਉਛਲ _ਕੇ _ਵਗ ਪਈਆਂ _ਹਨ। _(ਜਦੋਂ ਘੋੜੇ) _ਹਿਣਕਦੇ ਹੋਏ ਤੇਜ਼ੀ _ਨਾਲ 
ਚਲਦੇ _ਹਨ _ (ਤਾਂ) ਵੈਰੀ _ਚਿਤ _ਵਿਚ _ ਬਹੁਤ _ਡਰ _ ਮਹਿਸੂਸ _ਕਰਦੇ _ਹਨ। _ਉਹ _ ਮਲੇਛ 
(ਅਰਥਾਤ _ਕਾਲ _ਜਮਨ ਦੇ ਸੈਨਿਕ) ਫ਼ਾਰਸੀ (ਭਾਸ਼ਾ) ਵਿਚ _ਬਚਨ ਕਹਿੰਦੇ ਹਨ ਅਤੇ ਯੁੱਧ 
ਵਿਚ ਇਕ ਕਦਮ _ਵੀ ਪਿਛੇ _ਹਟਣ ਵਾਲੇ ਨਹੀਂ _ਹਨ। (ਉਹ) ਕਹਿੰਦੇ ਹਨ ਕਿ ਕ੍ਰਿਸ਼ਨ 
ਜੀ ਨੂੰ ਜ਼ਰਾ ਵੇਖ ਲਈਏ, (ਤਾਂ ਉਸ ਨੂੰ) ਇਕ ਹੀ ਬਾਣ ਨਾਲ ਯਮਲੋਕ ਨੂੰ ਭੇਜ 
`"ਦਿਆਂਗੇ।੧੯0੬। 

ਇਧਰਲੇ ਪਾਸਿਓਂ _ ਅਣਗਿਣਤ _ ਮਲੇਛ _ਕ੍ਰੋਧਿਤ ਹੋ ਕੇ ਚੜ੍ਹੇ ਹਨ ਅਤੇ _ਉਧਰਲੇ 
੍ ਦੁ ਆਇਆ ਹੈ। ਬਨ ਦੇ ਪੌਤੇ (ਤਾਂ ਭਾਵੇ) 
ਅਤ ਨਹੀਂ ਪਾਇਆ ਜਾ _ਸਕਦਾ। ਕ੍ਰਿਸ਼ਨ 
ਆਮਦ ਬਾਰੇ) ਉਸ ਦੇ ਦੂਤਾਂ ਨੇ 
ਪ੍ਰਾਣ ਛਡ ਦਿੰਦਾ, (ਪਰ) ਇਥੇ 
ਕੇ) ਬਹੁਤ _ਸੁਖ ਪ੍ਰਾਪਤ _ਕੀਤਾ _ਹੈ।੧੯0੭। 

ਹੈ 


੬੧0 


ਸੀ _ਦਸਮ-ਗ੍ੰਥ _ਸਾਹਿਬ 


ਸ੍ਯਾਮ ਹਲੀ ਮਥੁਰਾ ਹੀ ਕੇ ਭੀਤਰ ਘੇਰ ਲਏ ਜਸੁ _ਸ੍ਯਾਮ ਉਚਾਰੋ। 
ਸੇਰ ਬਡੇ ਦੋਊ ਘੇਰਿ ਲਏ ਕਹੁ ਬੀਰਨ ਕੋ_ਮਨੋ ਕੈ ਕਰਿ ਬਾਰੋ। ੧੯0੮। 


ਕਾਨ੍ਹ ਹਲੀ ਸਭ _ਸਸਤ੍ਰ ਸੰਭਾਰ ਕੈ ਕ੍ਰੋਧ ਘਨੋ ਚਿਤ ਬੀਚ ਬਿਚਾਰਿਯੋ। 
ਸੈਨ ਮਲੇਛਨ ਕੋ ਜਹ ਥੋ ਤਿਹ ਓਰ ਹੀ ਸ੍ਯਾਮ ਭਨੈ ਪਗ ਧਾਰਿਯੋ। 
ਪ੍ਰਾਨ ਕੀਏ ਬਿਨੁ ਬੀਰ ਘਨੇ ਘਨ ਘਾਇਲ ਕੈ ਘਨ ਸੂਰਨ ਡਾਰਿਯੋ। 
ਨੈਕੁ ਸੰਭਾਰ ਰਹੀ ਨ ਤਿਨੈ ਇਹੁ ਭਾਤਿ ਸੋ ਸ੍ਯਾਮ ਜੂ ਯੌ _ਦਲੁ ਮਾਰਿਯੋ। ੧੯0੯। 


ਏਕ ਪਰੋਂ ਭਟ ਘਾਇਲ ਹੁਇ ਧਰਿ ਏਕ ਪਰੇ ਬਿਨੁ ਪ੍ਰਾਨ ਹੀ ਮਾਰੇ। 
ਪਾਇ ਪਰੇ ਤਿਨ ਕੇ ਸੁ ਕਟੇ ਕਹੂੰ ਹਾਥ ਪਰੇ ਤਿਨ ਕੇ ਕਹੂੰ ਡਾਰੇ। 
ਏਕ ਸੁ ਸੰਕਤ ਹੁਇ ਭਟਵਾ ਤਜਿ ਤਉਨ ਸਮੇ ਰਨ ਭੂਮਿ ਸਿਧਾਰੇ। 
ਐਸੋ ਸੁ ਜੀਤ ਭਈ ਪੂਭ ਕੀ ਜੁ ਮਲੇਛ ਹੁਤੇ ਸਭ ਯਾ ਬਿਧਿ ਹਾਰੇ। ੧੯੧0। 


ਵਾਹਿਦ ਖਾ _ਫਰਜੁਲਹਿ ਖਾ _ਬਰਬੀਰ _ਨਿਜਾਬਤ ਖਾ ਹਰਿ _ਮਾਰਿਯੋ। 
ਜਾਹਿਦ ਖਾ _ਲੁਤਫੁਲਹ ਖਾ _ਇਨਹੂੰ ਕਰਿ ਖੰਡਨ _ਖੰਡਹਿ ਡਾਰਿਯੋ। 
ਹਿੰਮਤ ਖਾ ਪੁਨਿ ਜਾਫਰ ਖਾ ਇਨ ਹੂੰ ਮੁਸਲੀ ਜੂ ਗਦਾ ਸੋ ਪ੍ਰਹਾਰਿਯੋ। 
ਐਸੇ ਸੁ ਜੀਤ ਭਈ ਪ੍ਰਭ ਕੀ ਸਭ ਸੈਨ ਮਲੇਛਨ ਕੋ ਇਮ ਹਾਰਿਯੋ। ੧੯੧੧। 


ਏ ਉਮਰਾਵ _ਹਨੇ _ਜਦੁਨੰਦਨ ਅਉਰ _ਘਨੋ _ਰਿਸਿ ਸੋ _ਦਲੂ ਘਾਯੋ। 
ਜੋ ਇਨ ਊਪਰ ਆਵਤ ਭਯੋ ਗ੍ਰਿਹ ਕੋ ਸੋਈ ਜੀਵਤ ਜਾਨ ਨ ਪਾਯੋ। 
ਜੈਸੇ ਮਧਿਆਨ ਕੋ ਸੂਰ ਦਿਪੈ ਇਹ ਭਾਤਿ ਕੋ ਕ੍ਧ ਕੈ ਤੇਜ ਬਢਾਯੋ। 
ਭਾਜਿ ਮਲੇਛਨ ਕੇ ਗਨ ਗੇ ਜਦੁਬੀਰ ਕੇ _ਸਾਮੁਹੇ ਏਕ ਨ _ਆਯੋ। ੧੯੧੨। 


ਐਸੋ_ਸੁਜੁਧ ਕੀਯੋ ਨੰਦ ਨੰਦਨ ਯਾ _ਸੈਗਿ ਜੂਝ ਕਉ ਏਕ ਨ ਆਯੋ। 
ਹੇਰਿ ਦਸਾ ਤਿਹ ਕਾਲ ਜਮਨ _ਕਰੋਰ ਕਈ ਦਲ ਅਉਰ _ਪਠਾਯੋ। 
ਸੋਊ ਮਹੂਰਤ ਦੁ ਇਕ ਭਿਰਿਯੋ ਨ ਟਿਕਿਯੋ ਫਿਰਿ ਅੰਤ ਕੇ ਧਾਮਿ ਸਿਧਾਯੋ। 
ਰੀਝ ਰਹੇ ਸਭ ਦੇਵ ਕਹੈ ਇਵ ਸ੍ਰੀ ਜਦੁਬੀਰ ਭਲੋ ਰਨ ਪਾਯੋ। ੧੯੧੩। 


ਕ੍ਰੋਧ ਭਰੇ ਰਨ ਭੂਮਿ ਬਿਖੈ ਇਕ ਜਾਦਵ ਸਸਤ੍ਰਨ ਕੋ ਗਹਿ ਕੈ। 

ਬਲ ਆਪ ਬਰਾਬਰ ਸੂਰ ਨਿਹਾਰ ਕੈ ਜੂਝ ਕੋ ਜਾਤਿ ਤਹਾ ਚਹਿ ਕੈ। 

ਕਰਿ ਕੋਪ ਭਿਰੈ ਨ ਟਰੈ ਤਹ ਤੇ ਦੋਉ ਮਾਰੁ ਹੀ ਮਾਰ ਬਲੀ ਕਹਿ ਕੈ। 

ਸਿਰ ਲਾਗੇ ਕ੍ਰਿਪਾਨ ਪਰੈ ਕਟਿ ਕੈ ਤਨ ਭੀ ਗਿਰੈ ਨੈਕੁ ਖਰੈ ਰਹਿ ਕੈ। ੧੯੧੪। 


ਕ੍ਰਿਸਨਾਵਤਾਰ ੬੧੧ 


ਬਲਰਾਮ ਨੂੰ ਮਥੁਰਾ ਵਿਚ ਹੀ ਘੇਰ ਲਿਆ ਹੈ। (ਉਨ੍ਹਾਂ ਦੀ) ਉਪਮਾ (ਕਵੀ) ਸ਼ਿਆਮ ਇਸ 
ਤਰ੍ਹਾਂ ਉਚਾਰਦੇ ਹਨ ਮਾਨੋ ਬਹੁਤ ਸਾਰੇ ਯੋਧਿਆਂ ਨੇ ਦੋ ` ਸ਼ੇਰਾਂ ਨੂੰ ਵਾੜ _ਕਰ ਕੇ ਘੇਰ ਲਿਆ 
ਹੇਂਵੈ।੧੯0੮। 


ਕਈ ਇਕ ਸੂਰਮੇ ਘਾਇਲ ਹੋ ਕੇ ਧਰਤੀ ਉਤੇ 
ਹੋ ਕੇ ਮਰੇ ਪਏ ਹਨ। (ਕਿਤੇ) ਉਨ੍ਹਾਂ ਦੇ ਪੈਰ 
ਹਨ ਤੇ (ਕਿਤੇ ਉਨ੍ਹਾਂ ਦੇ ਮੁਰਦੇ) ਪਏ ਹਨ। ਕਈ ਇਕ ਯੋਧੇ ਡਰ ਮੰਨ ਕੇ 
ਰਣ-ਭੂਮੀ ਨੂੰ ਤਿਆਗ ਕੇ _ਚਲੇ ਗਏ _ਹਨ। ਇਸ ਤਰ੍ਹਾਂ ` ਸ੍ਰੀ 
ਹੈ। ਜੋ ਮਲੇਛ _ਸਨ, _ਉਹ _ਇਸ ਤਰ੍ਹਾਂ _ਹਾਰ _ਗਏ _ ਹਨ।੧੯੧0। 
ਵਾਹਦ 


ਕ੍ਰੈੱਯ ੩ 


ਮਾਰੀ _ਗਈ _ਹੈ। _ (ਅਰਥਾਤ _ਹਾਰ _ਗਈ _ਹੈ)।੧੯੧੧। 
_ ਮੁੱਖੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ ਅਤੇ ਕ੍ਰੋਧਿਤ ਹੋ. ਕੇ ਹੋਰ 
ਮਾਰ ਦਿੱਤੀ ਹੈ। ਜੋ ਵੀ ਇਨ੍ਹਾਂ ਉਤੇ (ਹਮਲਾ ਕਰ ਕੇ) ਆਇਆ ਹੈ, ਉਹ 
ਨੂ ਨਹੀਂ _ਜਾ ਸਕਿਆ ਹੈ। ਜਿਵੇਂ ਦੁਪਹਿਰੀ ਦਾ ਸੂਰਜ _ਤਪਦਾ ਹੈ 
(ਤਪ ਕੇ ਕ੍ਰਿਸ਼ਨ ਨੇ ਆਪਣਾ) ਤੇਜ ਵਧਾ ਲਿਆ ਹੈ। ਮਲੇਛਾਂ ਦੇ _ਟੋਲਿਆਂ ਦੇ ਟੋਲੇ 
ਭਜ ਗਏ _ਹਨ। ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਯੁੱਧ ਕਰਨ ਲਈ) ਇਕ ਵੀ ਨਹੀਂ ਆਇਆ 
| 


ਤੁ ਨੂੰ ਗੁ ਕਰ ਕੇ ਅਤੇ ਕ੍ਰੋਧਿਤ ਹੋ ਕੇ ਆਪਣੇ 
ਬਰਾਬਰ _ਦੀ ਸ਼ਕਤੀ ਵਾਲੇ ਸੁਰਮੇ ਵੇਖ ਕੇ ਉਸ ਨਾਲ ਚਾਉ ਨਾਲ ਯੁੱਧ ਕਰਨ ਲਈ ਜਾਂਦੇ 
ਹਨ। ਕ੍ਰੋਧਵਾਨ ਹੋ ਕੇ ਲੜਦੇ ਹਨ ਅਤੇ ਉਥੋਂ _ਟਲਦੇ ਨਹੀਂ ਹਨ ਅਤੇ ਦੁਅੰਦ ਯੁੱਧ _ਕਰਨ 
ਵਾਲੇ ਸੂਰਮੇ “ਮਾਰ ਲੌ, ਮਾਰ ਲੌ” ਹੀ ਪੁਕਾਰਦੇ ਹਨ। ਕ੍ਰਿਪਾਨ ਨਾਲ ਸਿਰ ਕਟ 


੬੧੨ 


ਸੀ _ਦਸਮ-ਗ੍ੰਥ _ਸਾਹਿਬ 


ਬ੍ਰਿਜਰਾਜ ਕੋ ਬੀਚ ਅਯੋਧਨ ਕੇ ਸੈਗਿ ਸਸਤ੍ਨ ਕੈ ਜਬ ਜੁਧ ਮਚਿਯੋ। 
ਭਟਵਾਨ ਕੇ ਲਾਲ _ਭਏ ਪਟਵਾ ਬੂਹਮਾ ਮਨੋ ਆਰੁਣ ਲੋਕ _ਰਚਿਯੋ। 
ਅਉਰ _ਨਿਹਾਰਿ ਭਯੋ ਅਤਿ ਆਹਵ ਖੋਲਿ ਜਟਾ ਸਬ _ਈਸ ਨਚਿਯੋ। 


ਪੁਨਿ ਵੈ ਸਭ ਸੈਨ ਮਲੇਛਨ ਤੇ ਕਬਿ ਸ੍ਯਾਮ ਕਹੈ ਨਹਿ ਏਕੁ ਬਚਿਯੋ। ੧੯੧੫। 


ਦੰਹਰਾ 
ਲ੍ਯਾਯੋ ਥੋ_ਜੋ ਸੈਨ ਸੈਗਿ ਤਿਨ ਤੇ ਬਚਿਯੋ ਨ ਬੀਰ। 
ਜੁਧ ਕਰਨ ਕੋ ਕਾਲ ਜਮਨ ਆਪੁ _ਧਰਿਯੋ ਤਬ _ਧੀਰ। ੧੯੧੬। 
ਹਵੀਯਾਂ 
ਜੰਗ ਦਰਾਇਦ ਕਾਲ ਜਮਨ ਬੁਗੋਇਦ ਕਿ ਮਨ ਫੌਜ ਕੋ _ਸਾਹਮ। 
ਬਾ ਮਨ ਜੰਗ ਬੁਗੋ ਕੁਨ ਬਿਯਾ ਹਰਗਿਜ ਦਿਲ ਮੋ ਨ ਜਰਾ ਕੁਨ ਵਾਹਮ। 
ਰੋਜ _ਮਯਾ ਦੁਨੀਆ ਅਫਤਾਬਮ _ਸ੍ਯਾਮ _ਸਬੇ _ਅਦਲੀ ਸਬ _ਸਾਹਮ। 
ਕਾਨ੍ਹ ਗੁਰੇਜੀ ਮਕੁਨ ਤੁ ਬਿਆ ਖੁਸ ਮਾਤੁ ਕੁਨੇਮ ਜਿ _ਜੰਗ _ਗੁਆਹਮ। _੧੯੧੭। 


ਯੌ ਸੁਨਿ ਕੈ ਤਿਹ ਕੀ ਬਤੀਯਾ ਬ੍ਰਿਜ ਨਾਇਕ ਤਾ ਹੀ ਕੀ ਓਰਿ ਸਿਧਾਰੇ। 

ਕ੍ਰੋਧ ਬਢਾਇ _ਚਿਤੈ ਤਿਹ ਕੋ _ਅਗਨਾਯੁਧ ਲੈ ਤਿਹ ਊਪਰਿ ਝਾਰੇ। 

ਸੂਤ ਹਨਿਯੋ ਪ੍ਰਿਥਮੈ ਤਿਹ ਕੋ ਫਿਰ ਕੈ ਤਿਹ ਕੇ ਹਯ ਚਾਰ ਹੀ ਮਾਰੇ। 

ਅਉਰ ਜਿਤੇ ਬਿਬਿਧਾਸਤੁ ਹੁਤੇ ਕਬਿ ਸ੍ਯਾਮ ਕਹੈ ਸਭ ਹੀ ਕਟਿ _ਡਾਰੇ। ੧੯੧੮। 


ਜਪਣ 
ਜੋ ਮਲੇਛ ਰਿਸ ਸਸਤ੍ਰ ਸੰਭਾਰੇ। ਸੋ ਕਟਿ ਸ੍ਰੀ ਬ੍ਰਿਜਨਾਥਹਿ ਡਾਰੇ। 
ਆਯੋ _ਭਿਰਨ ਇਹੀ ਬਲੂ _ਕਹਿਯੋ। ਜਬ _ਅਰਿ ਪਾਇ ਪਿਆਦਾ ਰਹਿਯੋ। _੧੯੧੯। 


੭ਵੀਯ” 
ਕਾਨ੍ਹ ਬਿਚਾਰ ਕੀਯੋ _ਚਿਤ ਮੈ ਭਈ ਸੋ ਨ ਮਲੇਛ ਜੋ ਮੁਸਟ ਲਰੈ ਹੈ। 
ਤਉ ਕਬਿ ਸ੍ਯਾਮ ਕਹੈ ਹਮਰੇ ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ। 
ਆਯੁਧ ਕਉਚ ਸਜੇ ਤਨ ਮੈ ਸਭ ਸੈਨ ਜੁਰੈ ਮੁਹਿ ਨਾਇ ਬਧੈ ਹੈ। 
ਜੋ ਇਹ ਕੋ ਸਿਰ ਕਾਟਤ ਹੋ ਤੁ ਨਿਰਸਤ੍ਰ ਭਯੋ ਹਮਰੋ ਬਲ ਜੈ ਹੈ। ੧੯੨॥0। 


ਏਕ ਬਿਚਾਰ ਕੀਯੋ ਚਿਤ ਮੈ ਭਜ ਹੌ ਇਹ ਤੇ ਇਹ ਪਾਛੇ ਪਰੈ ਹੋ। 

ਜੈ ਹੋ ਹਉ ਥੋਰੇਈ ਬੀਚ ਚਲਿਯੋ ਤਨ ਭੇਟਨ ਯਾਹਿ ਮਲੇਛ ਨ ਦੈ ਹੋ। 
ਸੋਵਤ ਹੈ ਮੁਚਕੁੰਦ ਜਹਾ ਧਸਿ ਵਾਹੀ ਗੁਫਾ ਮਹਿ ਜਾਇ ਜਗੈ_ਹੋ। 

ਜੈ ਹੋ ਬਚਾਇ ਮੈ ਆਪਨ ਕੈ ਤਿਹ ਡੀਠਹ ਸੋ ਇਹ ਕੋ ਜਰਵੈ ਹੋ। ੧੯੨੧। 


ਕ੍ਰਿਸਨਾਵਤਾਰ ੬੧੩ 


ਜਦ ਸ੍ਹੀ ਕ੍ਰਿਸ਼ਨ ਨੇ _ਰਣ-ਭੂਮੀ ਵਿਚ _ਸ਼ਸਤ੍ਰ _ਨਾਲ ਯੁੱਧ _ਮਚਾਇਆ, _ਤਦ ਯੋਧਿਆਂ 
ਦੇ ਬਸਤ੍ਰ _(ਇਸ ਤਰ੍ਹਾਂ) ਲਾਲ _ਹੋ ਗਏ, ਮਾਨੋ _ਬ੍ੂਹਮਾ ਨੇ _(ਕੋਈ) ਲਾਲ _ਲੋਕ _ਰਚਿਆ 
ਹੋਵੇ। (ਅਤੇ) ਉਸ ਭਿਆਨਕ ਯੁੱਧ ਨੂੰ _ਵੇਖ ਕੇ (ਆਪਣੀਆਂ) ਸਾਰੀਆਂ ਜਟਾਵਾਂ ਨੂੰ ਖੋਲ੍ਹ 


ਕੇ ਸ਼ਿਵ ਨਚਿਆ ਸੀ। ਫਿਰ ਮਲੇਛਾਂ ਦੀ ਉਸ ਸਾਰੀ ਸੈਨਾ ਵਿਚੋਂ, ਕਵੀ ਸ਼ਿਆਮ ਕਹਿੰਦੇ 
ਹਨ, _ਇਕ _ਵੀ ਨਹੀਂ ਬਚਿਆ _ਸੀ।੧੯੧੫। 
ਦੰਹਰ” 

(ਕਾਲ _ਜਮਨ) ਜੋ ਸੈਨਾ ਨਾਲ ਲਿਆਇਆ ਸੀ, ਉਨ੍ਹਾਂ ਵਿਚ ਇਕ ਵੀ ਯੋਧਾ ਨਹੀਂ 
ਬਚਿਆ _ਸੀ। _ਤਦ ਯੁੱਧ _ਕਰਨ ਲਈ _ ਕਾਲ _ਜਮਨ _ਨੇ ਖੁਦ ਹਿੰਮਤ _ਕੀਤੀ।੧੯੧੬। 
ਮਾਵੀਲ” 

ਜੰਗ _(ਦੇ ਮੈਦਾਨ) _ਵਿਚ _ਕਾਲ _ਜਮਨ _ਆਇਆ _ ਅਤੇ _ਕਹਿਣ ਲਗਿਆ ਕਿ 
ਇਸ ਫੌਜ ਦਾ ਸ਼ਾਹ (ਅਰਥਾਤ ਸੁਆਮੀ) _ਹਾਂ। (ਅਤੇ ਫਿਰ) ਕਿਹਾ--(ਹੇ ਕ੍ਰਿਸ਼ਨ!) 
ਨਾਲ ਆ ਕੇ ਜੰਗ ਕਰ, ਦਿਲ ਵਿਚ ਜ਼ਰਾ ਜਿੰਨਾ ਵੀ ਵਹਿਮ ਨ ਕਰ। ਮੈਂ ਦੁਨੀਆ 
ਦਿਨ ਦੇ ਸੂਰਜ ਵਾਂਗ ਹਾਂ ਅਤੇ ਕ੍ਰਿਸ਼ਨ (ਸ਼ਿਆਮ) _ਰਾਤ _ਦੇ _ਅਦੁਤੀ ਚੰਦ੍ਰਮਾ ਦੇ 
ਹੈ। ਹੇ ਕ੍ਰਿਸ਼ਨ! ਤੂੰ ਟਲਣ ਦਾ ਯਤਨ ਨ ਕਰ, (ਸਗੋਂ) ਖੁਸ਼ੀ ਨਾਲ ਆ, ਤਾਂ ਜੋ 
ਜੰਗ _ਦੀ ਬਾਜ਼ੀ ਨੂੰ ਮੁਕਾ _ਦੇਈਏ। _੧੯੧੭। 

ਉਸ _(ਕਾਲ _ਜਮਨ) ਦੀਆਂ ਇਸ ਤਰ੍ਹਾਂ ਦੀਆਂ ਗਲਾਂ ਸੁਣ ਕੇ ਸ੍ਰੀ ਕ੍ਰਿਸ਼ਨ 
ਵਲ ਤੁਰ ਪਏ। ਕ੍ਰੋਧਿਤ ਹੋ ਕੇ ਉਸ ਵਲ ਵੇਖਿਆ ਅਤੇ ਬੰਦੂਕ ਲੈ ਕੇ 
ਦਿੱਤੀ। ਪਹਿਲਾਂ ਉਸ ਦਾ ਰਥਵਾਨ ਮਾਰਿਆ, ਫਿਰ ਉਸ ਦੇ ਚਾਰੇ ਹੀ 
ਹੋਰ ਵੀ (ਉਸ ਪਾਸ) ਕਈ ਤਰ੍ਹਾਂ ਦੇ ਜਿਤਨੇ ਸ਼ਸਤ੍ਰ _ਸਨ, _ਕਵੀ ਸ਼ਿਆਮ ਕਹਿੰਦੇ 
ਸਾਰੇ _ਹੀ _ਕਟ ਕੇ ਸੁਟ ਦਿੱਤੇ।੧੯੧੮। 


ਚੱਪਣਾ/ 


ਗੋ ੨੭ 


੧੪ ਤੇ ਤੋ ਨ੍ 


ਉਸ ਉ 
ਘੋੜੇ 


ਕੌ 
3 ਗ੍ਰ 


(ਕਾਲ ਜਮਨ) ਮਲੇਛ ਨੇ ਕ੍ਰੋਧਿਤ ਹੋਕੇ ਜੋ ਵੀ ਸ਼ਸਤ੍ਰ ਸੰਭਾਲੇ, ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ 
ਨੇ ਕਟ ਕੇ ਸੁਟ ਦਿੱਤਾ। ਜਦੋਂ ਵੈਰੀ ਪੈਰਾਂ ਦੇ ਆਧਾਰ ਤੇ ਪੈਦਲ ਹੋ ਗਿਆ, (ਤਾਂ ਸੀ 
ਕ੍ਰਿਸ਼ਨ ਨੇ) ਕਿਹਾ ਕਿ ਇਸ ਬਲ ਕਰ ਕੇ ਲੜਨ ਆਇਆ ਸੈਂ।੧੯੧੯। 
ਮਾਵੀਲ” 

ਸੀ ਕ੍ਰਿਸ਼ਨ ਕਿ ਅਜਿਹਾ ਨ ਹੋਵੇ ਕਿ ਮਲੇਛ _ਮੁਕਿਆਂ 


ਸੈਨਾ ਨੂੰ ਜੋੜ ਕੇ ਵੀ ਮੈਂ (ਇਸ ਨੂੰ) 
ਹਾਂ ਤਾਂ ਇਹ (ਇਸ ਵੇਲੇ) ਸ਼ਸਤ੍ਾਂ ਤੋਂ 
ਬਲ ਨਸ਼ਟ _ਹੋ__ਜਾਏਗਾ।੧੯੨0। 
(ਸੀ ਕ੍ਰਿਸ਼ਨ ਨੇ) ਮਨ ਵਿਚ ਇਕ ਵਿਚਾਰ ਕੀਤਾ ਕਿ (ਜੇ ਮੈਂ) ਇਸ 
ਹਾਂ, (ਤਾਂ) ਇਹ ਪਿਛੇ ਪੈ _ਜਾਏਗਾ। ਮੈਂ ਥੋੜੀ ਵਿਥ ਉਤੇ _ਭਜਦਾ 
ਮਲੇਛ ਨੂੰ ਸ਼ਰੀਰ _ਨ ਛੋਹਣ ਦੇਵਾਂ। ਜਿਸ ਗੁਫਾ ਵਿਚ _ਮੁਚਕੁੰਦ 
ਆਪ 


| 
ਹੈ 
" 
ਨ 


ਘ 
ਕੂਕਰ ਝੈੜੋ8ਥ 


ਘੂੰ ਕਰ 
ਸ੍ਰ 
2੭ ਕੈ 


ਵਿਚ _ਧਸ_ਕੇ (ਉਸ ਨੂੰ) ਜਗਾ ਦੇਵਾਂ। ਮੈਂ ਆਪਣੇ 
ਦ੍ਰਿਸ਼ਟੀ ਤੋਂ ਇਸ ਨੂੰ _ਸੜਵਾ _ਦੇਵਾਂ। _੧੯੨੧। 


ੜ੍‌ 


॥ 
ਹੀ 


੬੧੪ 


ਸੀ _ਦਸਮ-ਗ੍ਰੰਥ _ਸਾਹਿਬ 


ਨੱਰਨਾ 
ਤਉ ਇਹ ਸ੍ਰਗਹਿ ਜਾਇ ਜਉ ਇਹ ਰਨ ਭੀਤਰ _ਹਨਿਓ। 
ਅਗਨ ਭਏ ਜਰਵਾਇ ਥ੍ੈ ਹੋ ਧਰਮ ਮਲੇਛ ਕੋ। ੧੯੨੨। 


ਹਾਵੀੰਲ” 
ਛੋਰ ਕੈ ਸ੍ਯੰਦਨ ਸਸਤ੍ਰਨ ਤ੍ਯਾਗ ਕੈ ਕਾਨ੍ਹ _ਭਜਿਯੋ ਜਨੁ _ਤ੍ਰਾਸ _ਬਢਾਯੋ। 
ਵਾਹਿ ਲਖਿਯੋ ਕਿ ਭਜਿਯੋ ਮੁਹਿ ਤੇ ਮਥੁਰਾ ਹੂ ਕੇ ਨਾਇਕ ਹ੍ਹੈ ਕਹਿ ਧਾਯੋ। 
ਸੋਵਤ ਥੋ_ਮੁਚਕੁੰਦ ਜਹਾ ਸੁ ਤਹਾ ਹੀ ਗਯੋ ਤਿਹ ਜਾਇ ਜਗਾਯੋ। 
ਆਪੁ ਬਬਚਾਇ ਗਯੋ _ਤਨ ਕੋ ਇਹ ਆਵਤ ਥੋ ਇਹ ਕੋ ਜਰਵਾਯੋ। ੧੯੨੩। 


ਨੱਰਠਾ 
ਕੋ _ਬਚਵਾਇ ਗਯੋ ਕਾਨ੍ਹ _ਮੁਚਕੁੰਦ ਤੇ। 
ਨੀਦ _ਤਿਹ ਰਾਇ _ਹੇਰਤ ਭਸਮ ਮਲੇਛ _ਭਯੋ। _੧੯੨੪। 


ਮਾਵੀਯ” 
ਜਰਿ ਛਾਰ ਮਲੇਛ ਭਯੋ ਜਬ ਹੀ_ਮੁਚਕੁੰਦ ਪੈ ਤਉ ਬ੍ਰਿਜ ਭੂਖਨ ਆਯੋ। 
ਆਵਤ ਹੀ ਤਿਹ ਕਾਨ੍ਹ ਕੋ ਹੇਰ ਕੈ ਪਾਇਨ ਊਪਰਿ ਸੀਸ ਝੁਕਾਯੋ। 
ਅਉਰ ਜਿਤੌ ਦੁਖੁ ਥੋਂ _ਤਿਹ ਕੋ ਹਰਿ ਬਾਤਨ ਸੋ ਤਿਹ ਤਾਪ ਬੁਝਾਯੋ। 


ਐਸੇ ਸਮੋਧਿ ਕੈ ਤਾ ਤਿਹ ਜਾਰਿ ਕੈ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ। ੧੯੨੫॥। 


/2ਇਤ ਤਾੰ ਯੰਚਤੁ ਨਾਟਕ ਨੁੱਲੇਂ_/ਸਨਾਵਤਾਨੇ ਕਾਲ ਲਗਨ _ਲਯੰਹ _/ਨ%7ਟ _ਅਆਘਤੰ/ 


ਮਾਵੀਯ” 
ਜਉ ਲਗਿ ਡੇਰਨ ਆਵਤ ਥੋ ਤਬ ਲਉ ਇਕਿ ਆਇ ਸੈਦੇਸ ਸੁਨਾਯੋ। 
ਧਾਮ ਚਲੋ ਬ੍ਰਿਜ ਨਾਥ ਕਹਾ ਤੁਮ ਪੈ ਸਜਿ ਸੈਨ ਜਰਾਸੈਧਿ ਆਯੋ। 
ਅਉ ਸੁਨਿ ਕੈ ਬਤੀਯਾ ਤਿਹ ਕੀ ਮਨ ਮੈ ਭਟ ਅਉਰਨ ਤ੍ਰਾਸ ਬਢਾਯੋ। 
ਸ੍ਯਾਮ ਭਨੈ _ਜਦੁਬੀਰ ਹਲੀ ਅਤਿ ਹੀ ਮਨ ਆਪਨ ਮੈ ਸੁਖ ਪਾਯੋ। ੧੯੨੬। 


ਦੰਹਰਾ 
ਏਈ ਬਾਤੈ ਕਰਤ ਭਟ ਨਿਜ ਪੁਰ ਪਹੁੰਚੇ ਆਇ। 
ਭੂਪ _ਬੈਠਿ ਬੁਧਿਵੰਤ ਸਭ ਅਪੁਨੇ ਲੀਏ _ਬੁਲਾਇ। _੧੯੨੭। 


ਕ੍ਰਿਸਨਾਵਤਾਰ ੬੧੫ 


ਨੱਰਠਾ 
(ਇਹ ਵੀ ਮਨ ਵਿਚ ਵਿਚਾਰ ਆਇਆ ਕਿ) ਜੇ ਇਸ ਨੂੰ ਰਣ ਵਿਚ (ਮੈਂ) ਮਾਰਿਆ 
ਤਾਂ ਇਹ _ਸੁਅਰਗ ਨੂੰ ਜਾਏਗਾ (ਅਤੇ ਜੇ) ਅੰਗ ਵਿਚ _ਸੜਵਾ ਦਿੱਤਾ ਤਾਂ ਇਸ ਦਾ ਮਲੇਛ 


ਧਰਮ _ ਨਸ਼ਟ _ਹੋ _ਜਾਏਗਾ। _ (ਫਲਸਰੂਪ _ਨਰਕ _ ਨੂੰ _ਜਾਏਗਾ)।੧੯੨੨। 


ਰਥ ਨੂੰ ਛਡ ਕੇ ਅਤੇ ਸ਼ਸਤ੍ਰਾਂ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ ਭਜ ਪਿਆ, ਮਾਨੋ ਬਹੁਤ 
ਡਰ ਗਿਆ ਹੋਵੇ। ਉਸ (ਕਾਲ _ਜਮਨ) ਨੇ ਸਮਝਿਆ ਕਿ ਮੇਰੇ ਤੋਂ (ਡਰ ਕੇ) ਭਜਿਆ 
ਹੈ। (ਮਨ ਵਿਚ ਕਹਿਣ ਲਗਾ) ਮਥੁਰਾ ਦਾ ਰਾਜਾ ਹੋਕੇ ਭਜ ਗਿਆ ਹੈ। (ਕ੍ਰਿਸ਼ਨ) ਜਿਥੇ 
ਮੁਚਕੁੰਦ ਸੁਤਾ ਪਿਆ ਸੀ, ਉਥੇ ਹੀ ਗਿਆ ਅਤੇ ਉਸ ਨੂੰ ਜਾ ਜਗਾਇਆ। ਆਪਣੇ ਤਨ 


ਨੂੰ `ਬਚਾ ਕੇ (ਨਿਕਲ) _ਗਿਆ। _ਕਾਲ _ਜਮਨ (ਪਿਛੇ ਪਿਛੇ) ਆਉਂਦਾ ਸੀ, ਇਸ ਨੂੰ `_ਸੜਵਾ 
ਦਿੱਤਾ।੧੯੨੩। 
ਨੱਰਨਾ 


ਮੁਚਕੁੰਦ (ਦੀ ਦ੍ਰਿਸ਼ਟੀ) ਤੋਂ ਕ੍ਰਿਸ਼ਨ ਆਪਣੇ ਆਪ ਨੂੰ ਬਚਾ ਕੇ (ਨਿਕਲ) _ਗਿਆ। 
ਉਸ ਰਾਜੇ _(ਮੁਚਕੁੰਦ) ਦੀ ਜਾਗ ਖੁਲ੍ਹ ਗਈ, (ਉਸ ਦੇ) ਵੇਖਦਿਆਂ ਹੀ ਮਲੇਛ _ਭਸਮ ਹੋ 
"ਗਿਅਆ।੧੯੨੪। 
੭ਾਵੀੰਯਾ 

ਜਿਸ ਵੇਲੇ ਮਲੇਛ (ਕਾਲ ਜਮਨ) ਸੜ ਕੇ ਸੁਆਹ ਗਿਆ ਤਾਂ ਸ੍ਰੀ 
ਕੋਲ ਆ ਗਏ। ਉਸ ਨੇ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਪੈਰਾਂ ਉਤੇ ਸਿਰ ਝੁਕਾ _ਦਿੱਤਾ। 
ਉਸ ਨੂੰ ਹੋਰ ਜਿਤਨੇ ਦੁਖ ਸਨ, (ਉਹ) ਸ੍ਰੀ ਕ੍ਰਿਸ਼ਨ ਨੇ ਗੱਲਾਂ ਨਾਲ ਮਿਟਾ 
ਤਰ੍ਹਾਂ (ਮੁਚਕੁੰਦ ਨੂੰ) ਉਪਦੇਸ਼ ਦੇ ਕੇ ਅਤੇ ਉਸ (ਕਾਲ _ਜਮਨ) ਨੂੰ ਸੜਵਾ ਕੇ 
(ਆਪਣੇ) ਡੇਰੇ `ਤੇ ਆ ਗਏ।੧੯੨੫। 

/ਏਲੋਂ ਹਾੰ ਲੰਚ=੍ਹ ਨਾਟਕ ਯੁੱਲ ਦੇ ਸ਼ਨਾਵਤਾਰ ਦੇ ਕਾਲ ਲਮਨ ਠਲ ਦੇ 
੭ਆਓ%7॥ਣ ਟੀ ਸਮਾਪਤੀ 

੭ਾਵੀਯਾ 

ਜਿਤਨੀ _ਦੇਰ _ਤਕ _ਉਹ ਡੇਰੇ ਨੂੰ ਆਏ _ਹੀ ਸਨ ਉਤਨੀ ਦੇਰ ਤਕ ਇਕ 
(ਵਿਅਕਤੀ) ਨੇ ਸੁਨੇਹਾ _ਸੁਣਾਇਆ--ਹੇ ਸ੍ਰੀ ਕ੍ਰਿਸ਼ਨ! ਤੁਸੀਂ, ਘਰ ਨੂੰ ਕਿਥੇ ਜਾ ਰਹੇ ਹੋ, 
ਜਰਾਸੈਧ _ਸੈਨਾ ਸਜਾ ਕੇ ਚੜ੍ਹ _ਆਇਆ ਹੈ। ਅਤੇ _ਉਸ (ਵਿਅਕਤੀ) _ਦੀਆਂ _ਗੱਲਾਂ ਸੁਣ 
ਕੇ ਹੋਰਨਾਂ ਸੂਰਮਿਆਂ ਦੇ _ਮਨ ਵਿਚ ਤ੍ਰਾਸ (ਭੈ) ਵਧ _ਗਿਆ। (ਕਵੀ) ਸ਼ਿਆਮ ਕਹਿੰਦੇ 
ਹਨ, ਸ੍ਰੀ ਕ੍ਰਿਸ਼ਨ ਅਤੇ _ਬਲਰਾਮ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ _ਕੀਤਾ।੧੯੨੬। 
ਦੰਹਰਾ 

ਇਸ ਤਰ੍ਹਾਂ ਦੀਆਂ ਗੱਲਾਂ _ਕਰਦੇ ਹੋਏ ਸੂਰਮੇ ਆਪਣੇ _ਨਗਰ _ਵਿਚ _ਪਹੁੰਚ _ਗਏ। 
ਰਾਜਾ _(ਉਗੂਸੈਨ _ਨੇ _ਰਾਜ-ਸਭਾ _ਵਿਚ) _ਬੈਠ _ਕੇ ਆਪਣੇ ਸਾਰੇ _ ਬੁੱਧੀਮਾਨ _(ਮੰਤਰੀ) _ਸ਼ੁਲਾ 
ਲਏ ।੧੯੨੭। 


ਸੀ _ਦਸਮ-ਗ੍ਰੰਥ _ਸਾਹਿਬ 


ਮਾਵੀਯ” 
ਜੋਰਿ ਘਨੋ ਦਲੁ ਸੈਧਿ ਜਰਾ ਨ੍ਰਿਪ ਆਯੋ ਹੈ ਕੋਪਿ ਅਬੈ ਕਹਿ ਕਈਲੈ। 
ਸੈਨ ਘਨੋ ਇਹ ਕੈ ਸੈਗਿ ਹੈ ਜੋ ਧੈ ਜੁਧੁ ਕਰੈ ਨਹੀ ਜਾਤਿ ਬਚਈੈ। 
ਕੈ ਇਹ ਕੋ ਸਭ ਜਾਇ ਮਿਲੈ ਪੁਰਿ ਛਾਡਿ ਨਹੀ ਅਨਤੈ ਕਉ ਸਿਧਈਯੈ। 
ਬਾਤ ਕੁਪੇਚ ਬਨੀ ਸਭ ਹੀ ਇਨ ਬਾਤਨ ਤੇ ਧੋ ਕਹਾ ਅਬ ਕਈਯੈ। ੧੯੨੮। 


ਸਰਨਾ 
ਕੀਨੋ ਇਹੈ ਬਿਚਾਰ ਪੁਰਿ ਤਜਿ ਕੈ ਅਨਤੈ ਬਸਹਿ। 
ਨ ਤਰ ਡਾਰੈ ਮਾਰਿ ਜਰਾਸੈਧਿ ਭੂਪਤਿ ਪ੍ਰਬਲ। _੧੯੨੯। 
ਕੀਜੋ ਸੋਊ _ਬਿਚਾਰ ਜੋ ਭਾਵੈ ਸਭ _ਜਨਨ ਮਨਿ। 
ਅਪੁਨੇ _ਚਿਤਹ _ਬਿਚਾਰਿ ਬਾਤ ਨ ਕੀਜੈ _ਠਾਨਿ _ਹਠ। _੧੯੩0। 


ਹਾਵੀੰਲ” 
ਤਜਿ ਕੈ ਮਥੁਰਾ ਸੁਨਿ ਕੈ ਇਹ ਸਤੁ ਸੁ ਲੈ ਕੇ ਕੁਟੰਬਨ ਜਾਦੋ ਪਰਾਏ। 
ਏਕ ਬਡੋ_ਗਿਰਿ ਥੋ ਤਿਹ ਭੀਤਰ ਨੈਕੁ ਟਿਕੇ ਚਿਤ ਮੈ ਸੁਖੁ ਪਾਏ। 
ਘੇਰਤ ਭਯੋ ਨਗ _ਸੈਧਿ ਜਰਾ ਤਿਹ ਕੀ ਉਪਮਾ ਕਬਿ ਸਯਾਮ ਸੁਨਾਏ। 
ਪਾਤਨ ਕੇ ਜਨ _ਭਛਨ ਕਉ ਭਟਵਾ ਨਹਿ _ਬਾਦਰ ਹੀ ਮਿਲਿ ਆਏ। ੧੯੩੧। 


4 


ਦੰਹਾਰਾ 

ਜਰਾਸੈਧਿ ਤਬ ਮੰਤ੍ਰੀਅਨ ਸੈਗਿ ਯੌ _ਕਹਿਯੋ _ਸੁਨਾਇ। 

ਨਗ ਭਾਰੀ ਇਹ ਸੈਨ ਤੇ ਨੈਕੁ ਨ ਸੋਧਿਯੋ ਜਾਇ। ੧੯੩੨। 
ਸਰਨਾ 

ਦੀਜੈ ਆਗਿ ਲਗਾਇ ਦਸੋ ਦਿਸਾ ਤੇ ਘੇਰਿ ਗਿਰਿ। 

ਆਪਨ ਹੀ ਜਰਿ ਜਾਇ ਸ੍ਰੀ ਜਦੁਬੀਰ ਕੁਟੈਬ ਸਨਿ। ੧੯੩੩। 
ਹਾਵੀੰਯ” 

ਦਸੋ ਦਿਸ ਤੇ ਗਿਰਿ ਕਉ ਕਬਿ ਸ੍ਯਾਮ ਕਹੈ ਦਈ ਆਗਿ ਲਗਾਈ। 

ਹੀ ਪਉਨ ਪੁਚੰਡ _ਬਹਿਯੋ ਤਿਹ ਪਉਨ ਸੋ _ਆਗਿ ਘਨੀ ਹਹਰਾਈ। 

ਰੂਖ ਘਨੇ ਛਿਨ ਬੀਚ ਦਏ ਫੁਨਿ ਤਾਹਿ ਜਰਾਈ। 

ਲੋਗ ਪੈ ਫੁਨਿ ਹੋਤ ਭਈ ਅਤਿ ਹੀ ਦੁਖਦਾਈ। ੧੯੩੪। 


(ਤੇ 9 ਤਊ 


ਬਡੋ ਤ੍ਰਿਨ 
ਘਰੀ ਤਿਨ 


ਕ੍ਰਿਸਨਾਵਤਾਰ ੬੧੭ 


ਮਾਵੀਲ” 

(ਰਾਜਾ _ਉਗੂਸੈਨ ਨੇ _ਕਿਹਾ--) ਰਾਜਾ _ਜਰਾਸੈਧ _ਬਹੁਤ _ਸਾਰੀ ਸੈਨਾ ਇਕੱਠੀ _ਕਰ 
ਕੇ ਅਤੇ ਕ੍ਰੋਧਵਵਾਨ ਹੋਕੇ (ਚੜ੍ਹ ਆਇਆ ਹੈ, ਹੁਣ ਕੀ _ਕਰੀਏ। ਇਸ ਦੇ ਨਾਲ ਬਹੁਤ 
ਵੱਡੀ ਸੈਨਾ ਹੈ। ਜੇ ਕਰ (ਇਸ ਨਾਲ) ਯੁੱਧ _ਕਰਦੇ ਹਾਂ ਤਾਂ ਬਚਿਆ ਨਹੀਂ ਜਾ _ਸਕੇਗਾ। 
ਜਾਂ ਤਾਂ ਇਸ ਨੂੰ ਜਾ ਕੇ ਮਿਲ ਪਈਏ, ਨਹੀਂ ਤਾਂ (ਮਥੁਰਾ) ਨਗਰੀ ਛਡ ਕੇ ਕਿਸੇ ਹੋਰ 
ਥਾਂ ਨੂੰ ਚਲੇ ਜਾਈਏ। _ਸਾਰੀਆਂ ਗੱਲਾਂ _ਕੁਸੂਤੀਆਂ ਹੋ ਗਈਆਂ _ਹਨ, _ਹੁਣ ਇਨ੍ਹਾਂ ਗੱਲਾਂ ਦਾ 
ਕੀ _ਕਰੀਏ।੧੯੨੮। 
ਸਰਨਾ 

ਸਭ ਨੇ ਇਹੀ ਵਿਚਾਰ ਕੀਤਾ ਕਿ ਨਗਰ ਨੂੰ ਛਡ ਕੇ ਕਿਸੇ ਹੋਰ ਥਾਂ ਤੇ ਜਾ ਕੇ 
ਵਸਣਾ ਚਾਹੀਦਾ ਹੈ। _ਨਹੀਂ ਤਾਂ (ਉਹ) ਮਾਰ _ਸੁਟੇਗਾ, (ਕਿਉਂਕਿ) _ਰਾਜਾ _ਜਰਾਸੈਧ _ਬਹੁਤ 
ਬਲਵਾਨ ਹੈ।੧੯੨੯। 

ਉਹੀ ਵਿਚਾਰ _ਕਰੋ ਜੋ ਸਾਰਿਆਂ ਵਿਅਕਤੀਆਂ ਦੇ _ਮਨ ਨੂੰ ਚੰਗਾ _ਲਗੇ। _ਆਪਣੇ 
ਚਿਤ _ਵਿਚ _(ਠੀਕ _ਗੱਲ) _ਵਿਚਾਰੋ, _ਹਠ _ਧਾਰ _ਕੇ _ਕੋਈ ਗੱਲ ਨ _ਕਰੋ।੧੯੩0। 
ਮਾਵੀਲ” 

ਇਸ ਵੈਰੀ ਦਾ (ਆਉਣਾ) ਸੁਣ ਕੇ, ਮਥੁਰਾ ਨੂੰ ਤਿਆਗ ਕੇ ਅਤੇ ਆਪਣੇ ਟਬਰਾਂ 


ਨੂੰ ਲੈ ਕੇ ਯਾਦਵ ਭਜ ਗਏ _ਹਨ। ਉਥੇ ਇਕ ਵੱਡਾ ਪਹਾੜ ਸੀ, ਉਸ ਵਿਚ ਕੁਝ ਸਮੇਂ 
ਲਈ ਟਿਕੇ ਹਨ ਅਤੇ ਚਿਤ ਵਿਚ ਬਹੁਤ ਸੁਖ ਪਾਇਆ _ਹੈ। _ਜਰਾਸੈਧ ਨੇ _ਉਸ ਪਹਾੜ 
ਨੂੰ ਘੇਰ ਲਿਆ ਹੈ। ਉਸ ਦੀ ਉਪਮਾ ਕਵੀ ਸ਼ਿਆਮ ਸੁਣਾਉਂਦੇ ਹਨ। (ਇੰਜ ਪੂਤੀਤ ਹੁੰਦਾ 
ਹੈ) ਮਾਨੋ ਪੱਤਰਾਂ ਨੂੰ ਖਾਣ ਲਈ ਸੂਰਮੇ ਨਹੀਂ, ਬਾਂਦਰ ਇਕੱਠੇ _ਹੋ_ ਕੇ ਆ ਗਏ ਹੋਣ। 
(ਅਰਥਾਂਤਰ _ਪਤਣ _ਦੇ ਲੋਕਾਂ ਨੂੰ ਖਾਣ _ਲਈ ਸੂਰਮੇ _ਨਹੀਂ ਬਦਲ ਘਿਰ ਕੇ ਆ ਗਏ 
ਹੌਣ)।੧੯੩੧। 

ਦੰਹਰ” 


ਤਦ _ਜਰਾਸੈਧ _ਨੇ _ਮੰਤਰੀਆਂ ਨੂੰ ਸੁਣਾ ਕੇ ਇਸ ਤੜ੍ਹਾਂ _ਕਿਹਾ--ਪਹਾੜ _ਬਹੁਤ _ਵੱਡਾ 
ਹੈ। _ਇਹ ਸੈਨਾ ਤੋਂ ਬਿਲਕੁਲ _ਸੋਧਿਆ ਨਹੀਂ ਜਾ _ ਸਕਦਾ।੧੯੩੨। 
ਸਰਨਾ 

ਪਹਾੜ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ _ਔਗ ਲਾ _ਦਿਓ। ਸ੍ਰੀ ਕ੍ਰਿਸ਼ਨ ਕੁਟੰਬੀਆਂ 
ਸਮੇਤ ਆਪ ਹੀ ਸੜ _ਜਾਵੇਗਾ।੧੯੩੩। 


੭ਾਵੀਯਾ 

ਕਵੀ ਸ਼ਿਆਮ _ਕਹਿੰਦੇ ਹਨ, ਪਹਾੜ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ _ਕੇ _ਅੱਗ _ਲਗਾ 
ਦਿੱਤੀ ਹੈ। ਉਸ ਵੇਲੇ ਤੇਜ਼ ਹਵਾ ਪਈ ਹੈ। _ਉਸ ਹਵਾ ਨਾਲ _ਔਗ ਬਹੁਤ ਅਧਿਕ 
ਮਚ ਗਈ ਹੈ। ਬਹੁਤ ਵੱਡੇ ਵੌਡੇ ਬਿਰਿਛ, ਜੀਵ ਅਤੇ ਘਾਹ ਛਿਣ ਭਰ ਵਿਚ ਉਸ ਨੇ ਫੂਕ 


= = ਤੌ 


ਦਿੱਤੇ _ਹਨ। ਫਿਰ _ਉਹ _ਘੜੀ_ ਉਨ੍ਹਾਂ ` ਲੋਕਾਂ ਉਤੇ ਬਹੁਤ _ਦੁਖਦਾਇਕ ਹੋ ਗਈ _ ਹੈ।੧੯੩੪। 


੬੧੮ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ/ 


ਜੀਵ ਮਨੁਛ ਜਰੋ _ਤ੍ਰਿਨ ਜਥੈ। _ਸੰਕਾ ਕਰਤ ਭਏ ਭਟ ਤਬੈ। 
ਮਿਲਿ ਸਭ ਹੀ ਜਦੁਪਤਿ ਪਹਿ ਆਏ। ਦੀਨ ਭਾਤਿ ਹੁਇ ਅਤਿ ਘਿਘਿਆਏ। ੧੯੩੫। 


ਨ ਲਾਏ ਘਾਲ 
ਚੱਪਣਾ 

ਪ੍ਰਭ ਜੂ ਹਮਰੀ ਰਛਾ ਕੀਜੈ। ਜੀਵ ਰਾਖ ਇਨ ਸਭ ਕੋ ਲੀਜੈ। 
ਆਪਹਿ ਕੋਊ ਉਪਾਵ _ਬਤਈਜਯੈ। _ਕੈ _ਭਜੀਐ ਕੈ ਜੂਝ _ਮਰਈਯੈ। _੧੯੩੬। 

ਹਵੀਯਾਂ 
ਤਿਨ ਕੀ ਬਤੀਯਾ ਸੁਨਿ ਕੈ ਪ੍ਰਭ ਜੂ ਗਿਰਿ ਕਉ ਸੈਗਿ ਪਾਇਨ ਕੇ ਮਸਕਿਯੋ। 
ਨ ਸਕਿਯੋ ਸਹ ਭਾਰ ਸੁ ਤਾ ਪਗ ਕੋ ਕਬਿ ਸ੍ਯਾਮ ਭਨੈ ਜਲ ਲਉ ਧਸਕਿਯੋ। 
ਉਸਕਿਯੋ ਗਿਰਿ ਊਰਧ ਕੋ ਧਸਿ ਕੈ ਕੋਊ ਪਾਵਕ ਜੀਵ ਜਰਾ ਨ ਸਕਿਯੋ। 
ਜਦੁਬੀਰ ਹਲੀ ਤਿਹ ਸੈਨ ਮੈ ਕੂਦਿ ਪਰੇ ਨ _ਹਿਯਾ ਤਿਨ ਕੌ ਕਸਿਕਿਯੋ। ੧੯੩੭। 


ਏਕਹਿ ਹਾਥਿ ਗਦਾ ਗਹਿ ਸ੍ਯਾਮ ਜ _ਭਪਤਿ ਕੇ ਬਹੁਤੇ ਭਟ ਮਾਰੇ। 

ਅਉਰ ਘਨੇ ਅਸਵਾਰ ਹਨੇ ਬਿਨੁ ਪ੍ਰਾਨ ਘਨੇ ਗਜਿ ਕੈ ਭੁਇ ਪਾਰੇ। 

ਪਾਇਨ ਪੰਤ ਹਨੇ ਅਗਨੇ ਰਥ _ਤੋਰਿ ਰਥੀ ਬ਼ਿਰਥੀ ਕਰਿ ਡਾਰੇ। 

ਜੀਤ ਭਈ ਜਦੁਬੀਰ ਕੀ ਯੋ ਕਬਿ ਸ੍ਯਾਮ ਕਹੈ ਸਭ ਯੋ ਅਰਿ ਹਾਰੇ। ੧੯੩੮। 


੨ 


ਜੋ ਭਟ ਸ੍ਯਾਮ ਸੋ ਜੂਝ ਕੋ ਆਵਤ ਜੂਝਤ ਹੈ ਸੁ ਲਗੇ ਭਟ ਭੀਰ ਨ। 

ਸਰੀ ਬ੍ਰਿਜਨਾਥ ਕੇ ਤੇਜ ਕੇ ਅਗੂ ਕਹੈ ਕਬਿ ਸ੍ਯਾਮ ਧਰੈ ਕੋਊ ਧੀਰ ਨ। 
ਭੂਪਤਿ ਦੇਖ ਦਸਾ ਤਿਨ ਕੀ ਸੁ ਕਹਿਓ ਇਹ ਭਾਤਿ ਭਯੋ ਅਤਿ ਹੀ ਰਨ। 
ਮਾਨੋ ਤੌਬੋਲੀ ਹੀ ਕੀ ਸਮ ਹ੍ਹੈ ਨ੍ਰਿਪ ਫੇਰਤ ਪਾਨਨ ਕੀ ਜਿਮ ਬੀਰਨਿ। ੧੯੩੯। 


ਇਤ ਕੋਪ ਗਦਾ ਗਹਿ ਕੈ ਮੁਸਲੀਧਰ ਸਤ੍ੂਨ ਸੈਨ ਭਲੇ _ਝਕਝੋਰਿਯੋ। 

ਜੋ ਭਟ ਆਇ ਭਿਰੇ ਸਮੁਹੇ ਤਿਹ ਏਕ ਚਪੇਟਹਿ ਸੋ_ਸਿਰੁ ਤੋਰਿਯੋ। 

ਅਉਰ ਜਿਤੀ ਚਤੁਰੈਗ ਚਮੂੰ ਤਿਨ ਕੋ ਮੁਖ ਐਸੀ ਹੀ ਭਾਤਿ ਸੋ ਮੋਰਿਯੋ। 

ਜੀਤ ਲਏ ਸਭ ਹੀ ਅਰਿਵਾ ਤਿਨ ਤੇ ਅਜਿਤਿਓ ਭਟ ਏਕ ਨ ਛੋਰਿਯੋ। ੧੯੪0। 


ਕਾਨ੍ਹ ਹਲੀ ਮਿਲਿ ਭ੍ਰਾਤ ਦੁਹੂੰ ਜਬ ਸੈਨ ਸਬੈ ਤਿਹ ਭੂਪ ਕੋ ਮਾਰਿਯੋ। 
ਸੋ ਕੋਊ ਜੀਤ _ਬਚਿਯੋ ਤਿਹ ਤੇ ਜਿਨਿ _ਦਾਤਨ ਘਾਸ ਗਹਿਓ ਬਲੁ ਹਾਰਿਯੋ। 


ਕ੍ਰਿਸਨਾਵਤਾਰ ੬੧ 


ਤਦ 
ਲਗੇ। _ਸਾਰੇ _ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ 
ਗਿੜਗਗਿੜਾਉਣ ਲਗੇ।੧੯੩੫। 
ਡਾਨ ਯਾਦਵ ਕ/ਹਣ _ਲਗੇ-- 
ਚੱਪਣ? 

ਹੇ ਪ੍ਰਭੂ ਜੀ! ਸਾਡੀ ਰਖਿਆ _ਕਰੋ। ਇਨ੍ਹਾਂ ਸਾਰਿਆਂ ਜੀਵਾਂ ਨੂੰ ਬਚਾ _ਲਵੋ। ਆਪ 
ਹੀ ਕੋਈ _ਉਪਾ _ਦਸੋ। ਜਾਂ ਭਜ ਜਾਈਏ ਜਾਂ ਲੜ ਕੇ ਮਰ ਜਾਈਏ।੧੯੩੬। 
੭ਾਵੀੰਯਾ 

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕ੍ਰਿਸ਼ਨ ਜੀ ਨੇ ਪਰਬਤ ਨੂੰ ਪੈਰਾਂ ਨਾਲ ਮਸਲ _ਦਿੱਤਾ। 
ਕਵੀ ਸ਼ਿਆਮ ਕਹਿੰਦੇ ਹਨ ਉਹ (ਪਰਬਤ) ਉਨ੍ਹਾਂ ਦੇ ਪੈਰਾਂ ਦੇ ਭਾਰ ਨੂੰ ਨ ਸਹਾਰ ਸਕਿਆ, 
(ਇਸ ਲਈ ਹੇਠਾਂ) ਪਾਣੀ ਤਕ _ਧਸ _ਗਿਆ। (ਜਲ ਵਿਚ) ਧਸ ਕੇ ਪਰਬਤ( ਫਿਰ) ਉਛਲ 
ਕੇ ਉਪਰ (ਨੂੰ ਆ ਗਿਆ)। (ਫਲਸਰੂਪ) ਅੱਗ ਕਿਸੇ ਵੀ ਜੀਵ ਨੂੰ 
ਕ੍ਰਿਸ਼ਨ ਅਤੇ _ਬਲਰਾਮ _ਉਸ (ਵੈਰੀ) ਦੀ ਸੈਨਾ ਵਿਚ ਕੁਦ ਕੇ 
ਹਿਰਦਾ _(ਡਰ _ ਨਾਲ _ ਜ਼ਰਾ _ ਜਿੰਨਾ _ਵੀ) ਨ _ ਕਬਿਆ।੧੯੩੭। 


ਸੀ ਕ੍ਰਿਸ਼ਨ ਨੇ ਇਕ ਹੱਥ ਵਿਚ ਗਦਾ ਪਕੜ ਕੇ ਰਾਜਾ _(ਜਰਾਸੈਧ) ਦੇ ਬਹੁਤ 


ਜੋ_ਯੋਧਾ ਸੂ ਕ੍ਰਿਸ਼ਨ ਨਾਲ _ਲੜਨ ਲਈ ਆਉਂਦਾ ਹੈ, ਉਹ (ਅਵੱਸ਼) ਜੂਝਦਾ _ ਹੈ, 
ਕਾਇਰ ਨਹੀਂ _ਲਗਦਾ। ਸ੍ਰੀ ਕ੍ਰਿਸ਼ਨ ਦੇ ਤੇਜ ਦੇ ਸਾਹਮਣੇ, ਕਵੀ ਸ਼ਿਆਮ _ਕਹਿੰਦੇ ਹਨ, 
ਕੋਈ ਵੀ (ਸੂਰਮਾ) ਧੀਰਜ _ਧਾਰਨ ਨਹੀਂ ਕਰ _ਸਕਦਾ। ਉਨ੍ਹਾਂ ਦੀ _ਹਾਲਤ _ਵੇਖ ਕੇ ਰਾਜਾ 
(ਉਗ੍ਰਸੈਨ) ਨੇ ਇਸ ਤਰ੍ਹਾਂ ਕਿਹਾ _ਕਿ _ਬਹੁਤ ਭਾਰੀ ਯੁੱਧ _ਹੋ ਰਿਹਾ ਹੈ। _(ਇੰਜ ਪ੍ਰਤੀਤ 
ਪਾਨਾਂ 


ਹੁੰਦਾ ਹੈ) ਮਾਨੋ ਰਾਜਾ _(ਜਰਾਸੈਧ) _ਪਨਵਾੜੀ ਰੂਪ ਹੋਕੇ _ਯੋਧਿਆਂ ਦੇ ਰੂਪ ਵਿਚ 
ਦੇ _ਬੀੜੇ _ਵੰਡਦਾ ਫਿਰਦਾ _ਹੋਵੇ।੧੯੩੯। 

ਇਧਰੋਂ_ਕ੍ਰੋਧਿਤ ਹੋ ਕੇ _ਬਲਰਾਮ ਨੇ _ਗਦਾ ਪਕੜ ਕੇ ਵੈਰੀ ਸੈਨਾ ਨੂੰ ਚੰਗੀ ਤਰ੍ਹਾਂ 
ਮਧੋਲ ਦਿੱਤਾ ਹੈ। ਜਿਹੜੇ ਸੂਰਮੇ ਸਾਹਮਣੇ ਆ ਕੇ ਭਿੜੇ ਹਨ, ਉਨ੍ਹਾਂ ਦੇ ਇਕ ਹੀ ਚਪੇੜ 
(ਜਾਂ ਸਟ) ਨਾਲ ਸਿਰ _ਪਾੜ _ਦਿੱਤੇ _ਹਨ। _ਹੋਰ _ਵੀ ਜਿੰਨੀ _ਚਤੁਰੰਗਨੀ ਸੈਨਾ _ਸੀ, ਉਨ੍ਹਾਂ 
ਦੇ ਮੂੰਹ ਵੀ ਇਸੇ ਤਰ੍ਹਾਂ ਮਰੋੜ ਸੁਟੇ ਹਨ। ਉਸ ਨੇ ਸਾਰੇ ਹੀ ਵੈਰੀ ਜਿਤ ਲਏ ਹਨ ਅਤੇ 


੬੨0) ਸੀ _ਦਸਮ-ਗ੍ੰਥ _ਸਾਹਿਬ 


ਦਸਾ ਜਬ ਭੀ ਦਲ ਕੀ ਤਬ ਭੂਪਤਿ ਆਪਨੇ ਨੈਨਿ ਨਿਹਾਰਿਯੋ। 
ਅਉ ਜੀਵ ਕੀ ਆਸ ਤਜੀ ਰਨ ਠਾਨਤ _ਭਯੋ_ਪੁਰਖਤ _ਸੰਭਾਰਿਯੋ। _੧੯੪੧। 


ਡਰਨਾ 
ਦੀਨੀ ਗਦਾ ਚਲਾਇ ਸ੍ਰੀ ਜਦੁਪਤਿ ਨ੍ਰਿਪ ਹੇਰਿ ਕੈ। 
ਸੂਤਹਿ ਦਯੋ _ਗਿਰਾਇ ਅਸ੍ਹ ਚਾਰਿ ਸੰਗ ਹੀ ਹਨੇ। ੧੯੪੨। 
ਦੰਹਰਾ 
ਪਾਵ _ਪਿਆਦਾ ਭੂਪ ਭਯੋ ਅਉਰ _ਗਦਾ ਤਬ _ਝਾਰਿ। 
ਸ੍ਯਾਮ ਭਨੈ ਸੰਗ ਏਕ ਹੀ ਘਾਇ ਕੀਯੋ _ਬਿਸੰਭਾਰ। ੧੯੪੩। 
ਤੱਟਕਾ 
ਸਬ ਸੈਧਿ ਜਰਾ ਬਿਸੰਭਾਰ ਭਯੋ। ਗਹਿ ਕੈ ਤਬ ਸ੍ਰੀ ਘਨਿ ਸਯਾਮ ਲਯੋ। 
ਗਹਿ ਕੈ ਤਿਹ ਕੋ ਇਹ ਭਾਤਿ ਕਹਿਯੋ। ਪੁਰਖਤ ਇਹੀ ਜੜ ਜੁਧੁ `ਚਹਿਯੋ। ੧੯੪੪। 
ਹਲਾ ਕਾਲ ਕਾਨੂ ਸੋਂ 
ਦੰਹਰਾ 
ਕਾਟਤ ਹੋ _ਅਬ ਸੀਸ ਇਹ ਮੁਸਲੀਧਰ ਕਹਿਯੋ ਆਇ। 
ਜੋ ਜੀਵਤ ਇਹ ਛਾਡਿ ਹੋ ਤਉ ਇਹ ਰਾਰਿ ਮਚਾਇ। ੧੯੪੫। 
ਸਰਾਨੀਸ ਘਾਲ 
ਹਾਵੀਯਾਂ 
ਸੁਧਿ ਲੈ ਤਬ ਭੂਪ ਡਰਾਤੁਰ ਹ੍ਹੈ ਤਜਿ ਸਸਤੁਨ ਸ੍ਯਾਮ ਕੇ ਪਾਇ ਪਰਿਯੋ। 
ਬਧ ਮੋਰ ਕਰੋ ਨ ਅਬੈ ਪ੍ਰਭੁ ਜੂ ਨ ਲਹਿਓ ਤੁਮਰੋ ਬਲੂ ਭੂਲਿ ਪਰਿਯੋ। 
ਕਬਿ ਸ੍ਯਾਮ ਕਹੈ ਇਹ ਭੂਪ ਕੀ ਦੇਖਿ ਦਸਾ _ਕਰੁਣਾਨਿਧਿ ਲਾਜਿ _ਭਰਿਯੋ। _੧੯੪੬। 


ਕਾਨੂ ਲੂ ਭਾਲ ਹਲਾਂ ਸੋਂ 
ਤੰੱਟਕਾ 
ਇਹ ਦੈ ਰੇ ਹਲੀ ਕਹਿਯੋ ਛੋਰ ਅਬੈ। ਮਨ ਤੇ ਤਜਿ ਕ੍ਰੋਧ ਕੀ ਬਾਤ ਸਬੈ। 
ਕਹਿਓ ਕਿਉਂ ਹਮ ਸੋ ਇਹ ਜੂਝ ਚਹਿਯੋ। ਤਬ ਯੌ _ਹਸਿ ਕੈ ਜਦੁਰਾਇ ਕਹਿਯੋ। ੧੯੪੭। 


ਡਰਨਾ 
ਬਡੋਂ ਸਤਰ ਜੋ ਹੋਇ ਤਜਿ ਸਸਤ੍ਨ ਪਾਇਨ ਪਰੈ। 
ਨੈਕੁ ਨ ਕਰਿ ਚਿਤ ਰੋਹਿ ਬਡੇ ਨ ਬਧ ਤਾ ਕੋ ਕਰਤ। ੧੯੪੮। 


ਕ੍ਰਿਸਨਾਵਤਾਰ ੬੨੧ 
ਦਸ਼ਾ ਹੋ ਗਈ ਤਦ ਰਾਜੇ _ਨੇ ਆਪਣੀਆਂ ਅਖਾਂ _ਨਾਲ _ਵੇਖ _ਲਈ। _(ਉਸ ਨੇ) ਜਿਤਣ 
ਅਤੇ _ਜੀਣ _ਦੀ ਆਸ ਛਡ ਦਿੱਤੀ ਅਤੇ _ਹਠ ਪੂਰਵਕ (ਆਪਣੇ) _ਬਲ _ ਨੂੰ ਸੰਭਾਲ 
'ਲਿਆ।੧੯॥੪੧। 
ਸਰਨਾ 

ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਵੇਖ ਕੇ ਗਦਾ ਚਲਾ ਦਿੱਤੀ ਹੈ। (ਉਸ ਨਾਲ) ਰਥਵਾਨ 
ਨੂੰ _ਡਿਗਾ ਦਿੱਤਾ ਹੈ _ਅਤੇ ਨਾਲ _ਹੀ _ਚਾਰੇ ਘੋੜੇ _ਮਾਰ _ਦਿੱਤੇ _ਹਨ।੧੯੪੨। 
ਦੰਹਰ” 


(ਜਦ) ਰਾਜਾ _ਧੈਰ _ਪਿਆਦਾ ਹੋ ਗਿਆ, ਤਦ ਗਦਾ ਦਾ ਹੋਰ ਪ੍ੁਹਾਰ _ਕਰ _ਦਿੱਤਾ। 
(ਕਵੀ) ਸ਼ਿਆਮ _ਕਹਿੰਦੇ ਹਨ, ਇਕ _ਹੀ ਸਟ ਨਾਲ (ਰਾਜਾ) _ਬੇਸੁਧ _ਹੋ__ਗਿਆ।੧੯੪੩। 
ਤੱਟਕਾ 

ਜਦ ਜਰਾਸੈਧ _ਬੇਸੁਧ ਹੋ__ਗਿਆ ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਫੜ ਲਿਆ। ਉਸ 
ਨੂੰ ਪਕੜ ਕੇ ਇਸ ਤਰ੍ਹਾਂ _ਕਿਹਾ- ਹੇ ਮੂਰਖ! ਇਸ ਸ਼ਕਤੀ (ਦੇ ਬਲਬੂਤੇ ਤੇ) ਯੁੱਧ ਦੀ 
ਇੱਛਾ _ਕਰਦਾ _ਹੈ'।੧੯੪੪। 
ਠਲਰਾਨ' ਨੇ /ਕੈਸ਼ਨ ਨੂੰ /ਕੈਹਾ-- 
ਦੰਹਰਾ 

ਬਲਰਾਮ ਨੇ ਆ ਕੇ ਕਿਹਾ ਕਿ ਹੁਣ (ਮੈਂ) ਇਸ ਦਾ ਸਿਰ ਕਟਦਾ ਹਾਂ। ਜੇ ਇਸ 
ਨੂੰ _ਜੀਉਂਦਾ _ਛਡਦਾ _ਹਾਂ ਤਾਂ ਇਹ ਫਿਰ ਲੜਾਈ _ ਕਰੇਗਾ।੧੯੪੫। 
ਲਰਾਲੰਧ ਨੇ _/ਨੈਹਾ-- 


(ਸੀ ਕ੍ਰਿਸ਼ਨ ਨੇ) ਕਿਹਾ--ਹੇ ਬਲਰਾਮ! ਇਸ ਨੂੰ ਹੁਣ ਛਡ ਹੀ ਦੇ ਅਤੇ (ਆਪਣੇ) 
ਤੋਂ ਕ੍ਰੋਧ ਦੀਆਂ _ਸਾਰੀਆਂ ਗੱਲਾਂ ਨੂੰ ਤਿਆਗ _ਦੇ। _(ਬਲਰਾਮ ਨੇ ਸ੍ਰੀ ਕ੍ਰਿਸ਼ਨ ਤੋਂ 


ਮਨ 
ਪੁਛਿਆ--) ਦਸੋ, ਇਸ ਨੇ ਸਾਡੇ ਨਾਲ ਯੁੱਧ _ਕਰਨਾ ਕਿਉਂ ਚਾਹਿਆ ਸੀ। ਤਦ ਸ੍ਰੀ ਕ੍ਰਿਸ਼ਨ 
ਨੇ ਹਸ ਕੇ ਇਸ ਤਰ੍ਹਾਂ ਕਿਹਾ--।੧੯੪੭। 


ਜੋ ਵੱਡਾ ਵੈਰੀ ਹੋਏ ਅਤੇ ਹਥਿਆਰ ਛਡ ਕੇ ਪੈਰੀਂ ਪੈ ਜਾਏ, ਤਾਂ ਵੱਡੇ (ਲੋਕ) ਚਿਤ 
ਵਿਚ ਜ਼ਰਾ ਜਿੰਨਾ ਗੁੱਸਾ ਵੀ ਨਹੀਂ ਕਰਦੇ ਅਤੇ ਨ ਹੀ ਉਸ ਦਾ ਬਧ ਕਰਦੇ ਹਨ।੧੯੪੮। 


੬੨੨ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰ” 
ਜਰਾਸੈਧਿ ਕੋ ਛੋਰਿ ਪੁਭ _ਕਹਿਯੋ ਕਹਾ ਸੁਨ ਲੇਹੁ। 
ਜੋ _ਬਤੀਯਾ ਤੁਹਿ ਸੋ ਕਹੋ ਤੁਮ ਤਿਨ ਮੈ ਚਿਤੁ ਦੇਹੁ। ੧੯੪੯। 
ਹਾਵੀਯ” 
ਰੇ ਨ੍ਰਿਪ ਨਿਆਇ ਸਦਾ ਕਰੀਓ ਦੁਖੁ ਦੈ ਕੇ ਅਨ੍ਯਾਇ ਨ _ਅਨਾਥਹ ਦੀਜੋ। 
ਅਉਰ ਜਿਤੇ ਜਨ ਹੈ ਤਿਨ ਦੈ ਕਛੂ ਕੈ ਕੈ ਕ੍ਰਿਪਾ ਸਭ ਤੇ ਜਸੁ ਲੀਜੋ। 
ਬਿਪਨ ਸੇਵ ਸਦਾ _ਕਰੀਯੋ _ਦਗ _ਬਾਜਨ ਜੀਵਤ ਜਾਨ ਨ ਦੀਜੋ। 
ਐਔ" ਹਮ ਸੋ ਸੰਗ ਛਤ੍ਰਨਿ ਕੇ ਕਬਹੂ ਰਿਸ ਮਾਡ ਕੈ ਜੁਧ ਨ ਕੀਜੋ। ੧੯੫0। 


ਦੰਹਰਾ 
ਜਰਾਸੈਧਿ ਸਿਰ ਨਾਇ ਕੈ ਧਾਮਿ ਗਯੋ _ਪਛੁਤਾਇ। 
ਇਤ ਗ੍ਰਿਹਿ ਆਏ ਸ੍ਯਾਮ ਜੁ _ਹਰਖਿ ਹੀਏ ਹੁਲਸਾਇ। ੧੯੫੧ 
/ਇੱਤ ਨੰ ਯੱਚਤ ਨਾਟਕ ਯੁੰਲੇ /ਉਸਨਾਵਤਾਨੇ ਜ਼ਰਾਲੀਨਿ ਪਕਰ ਕੰ 
ਛੋਰਲ' _/5%7/ਲ _ਸਆ੫ਤੰ/ 
ਚੱਪਲ? 
ਸੁਨਤ ਜੀਤ ਫੂਲੇ ਸਭ _ਆਵਹਿ। ਨ੍ਰਿਪ ਛੋਰਿਯੋ ਸੁਨਿ ਸੀਸੁ _ਢੁਰਾਵਹਿ। 
ਯਾ _ਤੇ ਹਿਯਾਉ ਸਭਨ ਕਾ ਡਰਿਯੋ। ਕਹਤ ਸਯਾਮ ਘਟਿ ਕਾਰਜ _ਕਰਿਯੋ। _੧੯੫੨। 


ਹਾਵੀਲ” 
ਕਾਜ ਕੀਯੋ _ਲਰਕਾ ਹੂੰ ਕੋ _ਸ੍ਯਾਮ ਜੀ ਐਸੋ ਬਲੀ ਤੁਮਰੇ ਕਰ ਆਯੋ। 
ਛੋਰਿ ਦਯੋ ਕਰ ਕੈ ਕਰੂਨਾ ਤਿਨ ਕਾਢਿ ਦਯੋ ਪੁਰ ਤੇ ਫਲੂ ਪਾਯੋ। 
ਐਸੇ ਅਜਾਨ ਨ ਕਾਮ ਕਰੈ ਜੋ ਕੀਯੋ ਹਰਿ ਤੈ ਕਹਿਯੋ ਸੀਸੁ _ਢੁਰਾਯੋ। 
ਛਾਡਿ ਦਯੋ ਨਹੀ ਜੀਤ ਅਬੈ ਅਰਿ ਅਉਰ ਚਮੂੰ ਬਹੁ ਲੈਨ ਪਠਾਯੋ। ੧੯੫੩। 


ਏਕ ਕਹੈ ਮਥੁਰਾ ਕੋ ਚਲੋ ਇਕ ਫੇਰਿ ਕਹੈ ਨ੍ਰਿਪ ਲੈ ਦਲ ਐ ਹੈ। 

ਸ੍ਯਾਮ ਕਹੈ ਤਿਹ ਕੇ ਤਬ ਸੈਗਿ ਕਹੋ ਭਟ ਕਉਨ ਸੋ ਜੂਝ ਮਚੈ  ਹੋ। 

ਅਉਰ _ਕਦਾਚ ਕੋਊ ਹਠ ਠਾਨ ਕੈ ਜਉ ਲਰਿ ਹੈ ਤਊ ਜੀਤ ਨ ਐ ਹੈ। 

ਤਾ ਤੇ ਨ ਧਾਇ ਧਸੋ ਪੁਰ ਮੈ ਬਿਧਨਾ ਜੋਊ ਲੇਖ ਲਿਖਿਓ ਸੋਊ ਹ੍ਹੈ ਹੈ। ੧੯੫੪। 


ਛਾਡਿਬੋ ਭੂਪਤਿ ਕੋ ਸੁਨ ਕੈ ਸਭ ਹੀ ਮਨਿ ਜਾਦਵ ਤ੍ਰਾਸ ਭਰੇ। 
ਨਿਧਿ ਨੀਰ ਕੇ ਭੀਤਰ ਜਾਇ ਬਸੇ ਮੁਖ ਤੇ ਸਭ ਐਸੇ ਚਲੇ ਸੁ ਰਰੇ। 


ਕ੍ਰਿਸਨਾਵਤਾਰ ੬੨੩ 


- ਛਡ ਕੇ ਕਿਹਾ! (ਹੇ ਰਾਜਨ!) ਮੇਰਾ ਕਿਹਾ 
ਸੁਣ ਲੈ। ਜੋ ਗੱਲਾਂ (ਮੈਂ) ਤੈਨੂੰ ਕਹਿੰਦਾ ਹਾਂ, ਉਨ੍ਹਾਂ `ਨੂੰ ਚਿਤ ਵਿਚ (ਸਥਾਨ) ਦੇ।੧੯੪੯। 


ਕਰਨਾ 

ਉਤੇ ਕਰ 

ਅਤੇ _ਦਗੇ-ਬਾਜ਼ਾਂ ਨੂੰ ਜੀਉਂਦੇ ਜਾਣ _ਨਹੀਂ __ਦੇਣਾ। _ਇਸੇ ਤਰ੍ਹਾਂ ਸਾਡੇ _ਵਰਗੇ _ਛਤ੍ਰੀਆਂ _ਨਾਲ 
ਕਦੇ ਵੀ ਕੋ ਨ ਮਚਾ 

ਦੰਹਾ 


(ਰਾਜਾ) _ਜਰਾਸੈਧ _ਸਿਰ _ਨਿਵਾ ਕੇ _ਪਛਤਾਉਂਦਾ ਹੋਇਆ _ਘਰ ਨੂੰ ਚਲਾ _ਗਿਆ। 


ਇਧਰ ਸ੍ਰੀ ਕ੍ਰਿਸ਼ਨ ਵੀ ਹਿਰਦੇ ਵਿਚ ਖੁਸ਼ ਹੋ ਕੇ ਘਰ ਨੂੰ ਪਰਤ ਆਏ।੧੯੫੧। 
/ਟਲੋਂ ਨਾ ਲੰਚਤੁ ਨਾਟਕ ਗੁੰਝ /ਕੈਸ਼ਨਾਵਤਾਰ ਦੇ ਸਰਾਨੰਨ ਨੂੰ 
ਪਕੜ ਕੇ ਛੱਤ ਦੇਣ ਦਾ ਅਨਆਹਟ ਮਤ? 
ਦੱਖਣ 
(ਸ੍ਰੀ ਕ੍ਰਿਸ਼ਨ ਦੀ) ਜਿਤ ਸੁਣ ਕੇ ਸਾਰੇ (ਯਾਦਵ) ਖਿੜੇ _ਚਲੇ ਆਉਂਦੇ ਹਨ, _(ਪਰ 
ਇਹ) ਸੁਣ ਕੇ ਕਿ ਰਾਜੇ ਨੂੰ ਛਡ ਦਿੱਤਾ ਹੈ, ਸਿਰ ਫੇਰਦੇ ਹਨ। ਇਸ _ਕਰ ਕੇ ਸਾਰਿਆਂ 
ਦਾ ਹਿਰਦਾ ਡਰ ਰਿਹਾ ਹੈ ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਇਹ ਮਾੜਾ ਕੰਮ ਕੀਤਾ 
ਹੰ।੧੯੫੨। 


ਹੇ ਕ੍ਰਿਸ਼ਨ ਜੀ! (ਤੁਸੀਂ) ਮੁੰਡਿਆਂ ਵਾਲਾ ਕੰਮ _ਕੀਤਾ ਹੈ। ਅਜਿਹਾ ਬਲਵਾਨ ਵੈਰੀ 
ਤੁਹਾਡੇ ਹੱਥ ਆ ਗਿਆ ਸੀ। (ਪਹਿਲਾਂ ਵੀ) ਕਰੁਣਾ ਕਰ ਕੇ ਛਡ ਦਿੱਤਾ ਸੀ, (ਪਰ) ਉਸ 
ਨੇ (ਤੁਹਾਨੂੰ) _ਨਗਰੋਂ ਬਾਹਰ _ਕੱਢ ਦਿੱਤਾ _ਸੀ। (ਤੁਸੀਂ ਕ੍ਰਿਪਾ ਕਰਨ ਦਾ) ਫਲ ਪਾ ਲਿਆ 
ਸੀ। ਅਜਿਹਾ ਕੰਮ ਅਜਾਣ ਵੀ ਨਹੀਂ ਕਰਦਾ ਜੋ_ਹੇ ਸੀ ਕਿਸ਼ਨ! ਤੁਸੀਂ ਕੀਤਾ ਹੈ। (ਇਹ) 
ਕਹਿ ਕੇ (ਉਨ੍ਹਾਂ ਨੇ) ਸਿਰ ਫੇਰਿਆ। ਹੁਣ (ਉਸ ਨੂੰ ਤੁਸੀਂ) ਜਿਤ ਕੇ ਛਡ ਨਹੀਂ ਦਿੱਤਾ, 


(ਸਗੋਂ) _ਹੋਰ _ ਬਹੁਤ _ਸਾਰੀ _ਸੈਨਾ _ਲਿਆਉਣ _ਲਈ _ ਭੇਜਿਆ _ਹੈ।੧੯੫੩। 


ਕਈ ਇਕ ਕਹਿੰਦੇ ਹਨ ਕਿ ਮਥੁਰਾ ਨੂੰ ਚਲੋ ਅਤੇ ਕਈ ਇਕ ਫਿਰ ਕਹਿ ਦਿੰਦੇ 

ਹਨ ਕਿ ਰਾਜਾ ਸੈਨਾ ਲੈ ਕੇ ਆ ਰਿਹਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, (ਯਾਦਵ ਸੋਚਦੇ 

ਹਨ) ਦਸੋ, ਉਸ ਵੇਲੇ (ਉਸ) ਨਾਲ ਕਿਹੜਾ ਯੋਧਾ ਯੁੱਧ _ਮਚਾਏਗਾ। _ਅਤੇ ਜੇ _ਕਰ ਕੋਈ 

ਹਠ ਪੂਰਵਕ _ਉਸ _ਨਾਲ ਲੜਦਾ ਹੈ ਤਾਂ ਜਿਤ ਨਹੀਂ _ਸਕੇਗਾ। _ਇਸ _ਲਈ _ਨਗਰ _ਵਲ 

ਭਜ ਕੇ ਨ ਜਾਓ। (ਸਾਡੇ ਭਾਗਾਂ ਵਿਚ) ਵਿਧਾਤਾ ਨੇ ਜੋ ਲੇਖ ਲਿਖੇ ਹਨ, ਉਹੀ ਕੁਝ ਹੋਣਾ 
ਹੰ।੧੯੫੪। 

ਛੌਡ ਦੇਣਾ ਸੁਣ ਕੇ ਸਾਰਿਆਂ ਹੀ ਯਾਦਵਾਂ ਦਾ ਮਨ ਡਰ ਨਾਲ ਭਰ 

ਗਿਆ ਹੈ। ਸਾਰੇ ਸਮੁੰਦਰ ਵਿਚ ਜਾ ਵਸੇ _ਹਨ। (ਅਰਥਾਤ _ਦੁਆਰਿਕਾ ਨਾਂ ਦੇ ਟਾਪੂ ਵਿਚ 

ਜਾ _ਵਸੇ ਹਨ) ਅਤੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਚਲੇ _ਹਨ। _(ਕਵੀ) ਸ਼ਿਆਮ _ਕਹਿੰਦੇ 


੬੨੪ 


ਸੀ _ਦਸਮ-ਗ੍ੰਥ _ਸਾਹਿਬ 


ਕਿਨਹੂੰ ਨਹਿ ਸ੍ਯਾਮ ਕਹੈ ਅਪੁਨੇ ਪੁਰ ਕੀ ਪੁਨਿ ਓਰਿ ਕਉ ਪਾਇ ਧਰੇ। 
ਅਤਿ ਹੀ ਹੈ ਡਰੇ ਬਲਵੰਤ ਖਰੇ ਬਿਨੁ ਆਯੂਧ ਹੀ ਸਭ ਮਾਰਿ ਮਰੇ। ੧੯੫੫। 


ਸਿੰਧੁ ਪੈ ਜਾਇ ਖਰੇ ਭਏ ਸ੍ਯਾਮ ਜੂ ਸਿੰਧੁ ਹੂੰ ਤੇ ਸੁ ਕਛੂ ਕਰ ਚਾਹਿਯੋ। 

ਛੋਰੁ ਕਹਿਯੋ ਭੂਅ ਛੋਰਿ ਦਈ ਤਨ ਕੈ ਧਨੁ ਕੋ ਜਿਹ ਲਉ ਸਰ ਬਾਹਿਯੋ। 
ਕੰਚਨ ਕੇ ਗ੍ਰਿਹ ਕੈ ਦੀਏ ਤ੍ ਯਾਰ ਭਲੇ ਕਿਨਹੂੰ ਤਿਨ ਕਉ ਨ ਅਚਾਹਿਯੋ। 
ਐਸੇ ਕਹੈ ਸਭ ਹੀ ਅਪਨੇ ਮਨਿ ਤੈ ਪੁਭ ਜੂ ਸਭ ਕੋ ਦੁਖ ਦਾਹਿਯੋ। ੧੯੫੬। 


ਜੋ ਸਨਕਾਦਿਕ ਕੈ ਰਹੇ ਸੇਵ ਘਨੀ ਤਿਨ ਕੇ ਹਰਿ ਹਾਥਿ ਨ ਆਏ। 

ਪੂਜਤ ਹੈ ਬਹੁਤੇ ਹਿਤ ਕੈ ਤਿਹ ਕਉ ਪੁਨਿ ਪਾਹਨ ਮੈ ਸਚ ਪਾਏ। 

ਅਉਰ _ਘਨਿਯੋ ਮਿਲਿ ਬੇਦਨ ਕੇ ਮਤ ਮੈ ਕਬਿ ਸਯਾਮ ਕਹੇ ਠਹਰਾਏ। 

ਤੇ ਕਹੈ ਈਹਾ ਹੀ ਹੈ ਪ੍ਰਭੂ ਜੂ ਜਬ ਕੰਚਨ ਕੇ ਗ੍ਰਿਹ ਸ੍ਯਾਮਿ ਬਨਾਏ। ੧੯੫੭। 


ਸ੍ਯਾਮ ਭਨੈ ਸਭ _ਸੂਰਨ ਸੋ ਮੁਸਕਾਇ ਹਲੀ ਇਹ _ਭਾਤਿ ਉਚਾਰਿਯੋ। 
ਯਾ ਕੋ ਲਹਿਯੋ ਨ ਕਛੂ ਤੁਮ ਭੇਦ ਅਰੇ ਇਹ ਚਉਦਹ ਲੋਕ ਸਵਾਰਿਯੋ। 
ਯਾ ਹੀ ਹਨਿਯੋ ਦਸਕੰਧ ਮੁਰਾਰਿ ਸੁਬਾਹ ਇਹੀ ਬਕ ਕੋ ਮੁਖ ਫਾਰਿਯੋ। 
ਅਉਰ ਸੁਨੋ _ਅਰਿ ਦਾਨਵ ਸੰਗ ਬਲੀ ਇਹ ਏਕ ਗਦਾ ਹੀ_ਸੋ_ਮਾਰਿਯੋ। ੧੯੫੮। 


ਹਜਾਰ ਹੀ ਬਰਖ ਇਹੀ ਲਰਿ ਕੈ ਮਧੁ ਕੈਟਭ ਕੇ ਘਟਿ ਤੇ ਜੀਉ ਕਾਢਿਯੋ। 
ਅਉਰ ਜਬੈ ਨਿਧਿ ਨੀਰ ਮਥਿਓ ਤਬ _ਦੇਵਨ ਰਛ ਕਰੀ ਸੁਖ ਬਾਢਿਯੋ। 
ਰਾਵਨ ਏਹੀ ਹਨਿਓ ਰਨ ਮੈ ਹਨਿ ਕੈ ਤਿਹ ਕੇ ਉਰ ਮੈ ਸਰ ਗਾਢਿਯੋ। 
ਅਉਰ _ਘਨੀ ਹਮ ਊਪਰਿ ਭੀਰ ਪਰੀ ਤੁ ਰਹਿਓ ਰਨ ਖੰਭ ਸੋ _ਠਾਢਿਯੋ। ੧੯੫੯। 


ਅਉਰ ਸੁਨੋ ਮਨ ਲਾਇ ਸਬੈ ਤੁਮਰੇ ਹਿਤ ਕੰਸ ਸੋ ਭੂਪ ਪਛਾਰਿਓ”। 

ਅਉਰ _ਹਨੇ ਤਿਹ ਬਾਜ ਘਨੇ ਗਜ ਮਾਨਹੁ ਮੂਲ ਦੈ ਰੂਪ ਉਖਾਰਿਓ”। 

ਅਉਰ ਜਿਤੇ ਹਮ ਧੈ ਮਿਲਿ ਕੈ ਅਰਿ ਆਇ ਹੁਤੇ ਸੁ ਸਭੈ ਇਹ ਮਾਰਿਓ। 
ਮਾਟੀ ਕੇ ਧਾਮ ਤੁਸੈ ਛਡਵਾਇ ਕੈ ਕੰਚਨ ਕੇ ਅਬ _ਧਾਮ ਸਵਾਰਿਓ£। ੧੯੬0। 


ਯੌ ਜਬ ਬੈਨ ਕਹੇ ਮੁਸਲੀਧਰਿ ਤਉ ਸਬ ਕੇ ਮਨ ਮੈ ਸਚੁ ਆਯੋ। 
ਯਾਹੀ _ਹਨਿਓ ਬਕ ਅਉਰ _ਅਘਾਸੁਰ _ਯਾਹੀ ਚੰਡੂਰ _ਭਲੀ ਬਿਧਿ _ਘਾਯੋ। 
ਕੰਸ ਤੇ ਇੰਦੂ ਨ ਜੀਤ ਸਕਿਓ ਇਨ ਸੋ ਗਹਿ ਕੇਸਨ ਤੇ ਪਟਕਾਯੋ। 
ਕੰਚਨ ਕੇ ਅਬ ਧਾਮ ਦੀਏ ਕਰਿ ਸ੍ਰੀ ਬ੍ਰਿਜਨਾਥ ਸਹੀ ਪ੍ਰਭੁ _ਪਾਯੋ। ੧੯੬੧। 


੧. ਪਛਾਰੇ” ੨. 'ਉਖਾਰੇ” ੩. ਮਾਰੇ” ੪. 'ਸਵਾਰੇ” 


ਕ੍ਰਿਸਨਾਵਤਾਰ ੬੨੫ 


ਨੇ ਵੀ ਫਿਰ ਆਪਣੇ ਨਗਰ ਵਲ ਕਦਮ ਨਹੀਂ ਧਰਿਆ ਹੈ। ਤਕੜੇ ਯੋਧੇ ਵੀ 
ਹੋਏ ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ ਬਿਨਾ ਸ਼ਸਤ੍ਰ ਦੇ ਮਾਰਿਆਂ ਹੀ ਸਾਰੇ 


ਵਸੂਲ _ ਕਰਨਾ _ਚਾਹਿਆ। _ ਧਨੁਸ਼ ਨੂੰ ਕਸ 


ਕੇ (ਬਾਣ 
ਸਮੁੰਦਰ!) ਜਿਥੋਂ ਤਕ ਬਾਣ ਗਿਆ ਹੈ (ਉਥੋਂ ਤਕ) ਧਰਤੀ ਨੂੰ ਛਡ ਦੇ ਅਤੇ (ਸਮੁੰਦਰ ਨੇ 
ਤੁਰੰਤ) ਧਰਤੀ ਛਡ ਦਿੱਤੀ। (ਫਿਰ) ਕਿਸੇ ਨੇ ਸੋਨੇ ਦੇ ਤੁ 


ਕੋ, $ 


ਹਨ, ਉਨ੍ਹਾਂ ਨੂੰ (ਭਲਾ) ਕਿਹੜਾ ਪਸੰਦ ਨਹੀਂ _ਕਰਦਾ। ਹੀ ਆਪਣੇ ਮਨ ਵਿਚ ਇਸ 
ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ (ਅਸਾਂ) ਸਾਰਿਆਂ ਦੇ ਦੁਖ ਕਟ ਦਿੱਤੇ ਹਨ।੧੯੫੬। 

ਜੋ _ਸਨਕਾਦਿਕ ਵਰਗੇ ਬਹੁਤ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਹੱਥ ਵਿਚ ਸ੍ਰੀ ਕ੍ਰਿਸ਼ਨ 
ਨਹੀਂ ਆਇਆ ਹੈ। _(ਜੋ) ਬਹੁਤੇ ਹਿਤ ਨਾਲ ਪੂਜਾ ਕਰ ਰਹੇ ਹਨ, ਉਨ੍ਹਾਂ ਨੇ ਫਿਰ (ਕੀਹ) 


ਪੱਥਰ _(ਦੀਆਂ ਮੂਰਤੀਆਂ) ਵਿਚ _ਸਚ _ਸਰੂਪ ਨੂੰ ਪ੍ਰਾਪਤ _ਕਰ _ਲਿਆ ਹੈ। _ਕਵੀ ਸ਼ਿਆਮ 
ਕਹਿੰਦੇ ਹਨ, ਹੋਰਨਾਂ ਬਹੁਤਿਆਂ ਨੇ ਮਿਲ ਕੇ (ਉਸ ਦੇ ਸਰੂਪ ਨੂੰ) ਵੇਦਾਂ ਦੇ ਮੰਤਰਾਂ ਵਿਚ 
ਨਿਰਧਾਰਿਤ ਕੀਤਾ ਹੈ। ਜਦੋਂ ਕ੍ਰਿਸ਼ਨ ਨੇ ਸੋਨੇ ਦੇ _ਘਰ ਬਣਾ ਦਿੱਤੇ, ਤਾਂ (ਸਾਰੇ) ਕਹਿਣ 
ਲਗੇ ਕਿ ਪ੍ਰਭੂ ਜੀ ਇਥੇ ਹੀ ਹਨ (ਅਰਥਾਤ ਸ੍ਰੀ ਕ੍ਰਿਸ਼ਨ _ਸਾਖਿਆਤ ਪ੍ਰਭੂ __ਹਨ)।੧੯੫੭। 

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸੂਰਮਿਆਂ ਨੇ ਹਸ ਕੇ ਇਸ ਤਰ੍ਹਾਂ ਦੇ ਬਚਨ 
ਕਹੇ। (ਇਸ ਕ੍ਰਿਸ਼ਨ) ਦਾ ਤੁਸੀਂ ਕੁਝ ਵੀ ਭੇਦ ਨਹੀਂ ਪ੍ਰਾਪਤ ਕੀਤਾ ਹੈ, ਓਇ! ਇਸ ਨੇ 
ਤਾਂ ਚੌਦਾਂ ਲੋਕਾਂ ਨੂੰ ਸਿਰਜਿਆ ਹੈ। ਇਸ ਨੇ (ਸਹੀ ਰਾਮ ਦੇ ਰੂਪ ਵਿਚ) ਰਾਵਣ, ਮੁਰ ਦੈਂਤ, 

ਅਤੇ _'ਬਕ” _ਦੈੱਤ ਦਾ ਮੂੰਹ ਪਾੜ ਦਿੱਤਾ ਸੀ। ਹੋਰ ਸੁਣੋ, ਬਲਵਾਨ 
ਨੂੰ ਇਸ ਨੇ ਗਦਾ ਦੇ ਇਕ (ਪਰਹਾਰ) ਨਾਲ ਮਾਰ ਦਿੱਤਾ _ਸੀ।੧੯੫੮। 

ਇਸ ਨੇ ਹਜ਼ਾਰਾਂ ਸਾਲ ਲੜ ਕੇ ਮਧੁ ਅਤੇ ਕੈਟਭ ਦੇ ਸ਼ਰੀਰਾਂ ਵਿਚੋਂ ਜਿੰਦ _ਕਢੀ 
ਸੀ। ਹੋਰ, ਜਦੋਂ _ਛੀਰ ਸਮੁੰਦਰ ਨੂੰ ਰਿੜਕਿਆ ਸੀ ਤਦੋਂ ਇਸੇ ਨੇ ਦੇਵਤਿਆਂ ਦੀ ਰਖਿਆ 
ਕਰ ਕੇ (ਉਨ੍ਹਾਂ ਦਾ) ਸੁਖ ਵਧਾਇਆ ਸੀ। ਇਸੇ ਨੇ ਰਾਵਣ ਨੂੰ ਰਣ ਵਿਚ ਮਾਰਿਆ ਸੀ 


ਕਰ 


ਨ ਚੇਗੀ ਤਰ੍ਹਾਂ ਮਾਰ ਮੁਕਾਇਆ _ਸੀ। (ਜਿਸ) 

ਉਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ 
) ਸੋਨੇ ਦੇ ਘਰ ਬਣਾ ਦਿੱਤੇ ਹਨ ਹਨ। (ਸਾਰੇ) ਕਹਿੰਦੇ ਹਨ ਕਿ _ ਸੀ ਕ੍ਰਿਸ਼ਨ 
ਪ੍ਰਭੂ ਪਾ ਲਿਆ _ਹੈ।੧੯੬੧। 


ਸੀ _ਦਸਮ-ਗ੍ਰੰਥ _ਸਾਹਿਬ 


ਐਸੇ ਹੀ ਦਿਵਸ ਬਤੀਤ ਕੀਏ ਸੁਖੁ ਸੋ ਦੁਖੁ ਪੈ ਕਿਨਹੂੰ ਨਹੀ ਪਾਯੋ। 
ਕੰਚਨ ਧਾਮ ਬਨੇ ਸਭ ਕੇ ਸੁ _ਨਿਹਾਰਿ ਜਿਨੈ ਸਿਵ ਸੋ ਲਲਚਾਯੋ। 
ਇੰਦੂ ਤ੍ਯਾਗ ਕੈ ਇੰਦੂਪੁਰੀ ਸਭ _ਦੇਵਨ ਲੈ ਤਿਨ ਦੇਖਨ ਆਯੋ। 
ਦੁਆਰਵਤੀ ਹੂ ਕੋ ਸ੍ਯਾਮ _ਭਨੈ _ਜਦੁਰਾਇ ਭਲੀ ਬਿਧਿ ਬਿਓਤ _ਬਨਾਯੋ। _੧੯੬੨। 


/ਇਤਾ ਸੀ ਦਸਮ ਅਕੰਧੇ_ ਘਰਾਣੇ ਆੰਝੇਤਹ ਨਾਟਕ ਗੂੰਲੇਂ_/ਕਰੈਲਨਾਵਤਾਰੇ 
ਦੁਆਰਕਾ ਗੀ ਲਨਾਲੀਲੋਂ ਧਯਭਠ _ਅਆਘਤੰ/ 
ਅਥ _ਬਲਿਭਦੂ _ਬ੍ਯਾਹ” 
ਦੰਹਰਾ 
ਐਸੇ ਕ੍ਰਿਸਨ ਬਤੀਤ ਬਹੁ ਦਿਵਸ ਕੀਏ ਸੁਖੁ _ਮਾਨਿ। 
ਤਬ ਲਗ _ਰੇਵਤ ਭੂਪ ਇਕ _ਹਲੀ ਪਾਇ ਗਹੇ ਆਨਿ। ੧੯੬੩। 
ਨਾਮ ਰੇਵਤੀ ਜਾਹਿ ਕੋ ਮਮ ਕਨਿਆ ਕੋ ਨਾਮ। 
ਕਹਿਯੋ ਭੂਪ ਤਿਹ ਪ੍ਰਸੈਨਿ ਹੈ ਤਾਹਿ ਬਰੋ _ਬਲਿਰਾਮ। _੧੯੬੪। 
ਹਾਵੀਯਾਂ 
ਭੂਪ ਕੀ ਯੌ ਸੁਨ ਕੇ ਬਤੀਯਾ ਬਲਿਰਾਮ ਘਨੋ ਚਿਤ ਮੈ ਸੁਖੁ _ਪਾਯੋ। 
ਕ੍ਯਾਹ ਕੋ ਜੋਰਿ ਸਮਾਜ ਸਬੈ ਤਿਹ ਬ੍ਯਾਹ ਕੇ ਕਾਜ ਤਬੈ ਉਠਿ _ਧਾਯੋ। 
ਬ੍ਯਾਹ ਕੀਯੋ ਸੁਖ ਪਾਇ ਘਨੋ ਬਹੁ _ਬਿਪਨ _ਲੋਕਨ ਦਾਨ ਦਿਵਾਯੋ। 
ਐਸੇ _ਬ੍ਯਾਹ _ਹੁਲਾਸ ਬਢਾਇ ਕੈ ਸ੍ਯਾਮ _ਭਨੈ ਅਪਨੇ ਗ੍ਰਿਹਿ ਆਯੋ। _੧੯੬੫। 
ਚੱਪਣਾ 
ਜਬ _ਪੀਅ ਤ੍ਰੀਅ ਕੀ ਓਰਿ ਨਿਹਾਰਿਓ। ਛੋਟੇ ਹਮ ਇਹ _ਬਡੀ _ਬਿਚਾਰਿਓ। 
ਤਿਹ ਕੇ ਹਲੁ ਲੈ ਕੋਧਹਿ ਧਰਿਓ। ਮਨ ਭਾਵਤ ਤਾ ਕੋ ਤਨੁ ਕਰਿਓ। ੧੯੬੬। 
ਦੰਹਰਾ 
ਬ੍ਯਾਹ ਭਯੋ __ਬਲਿਦੇਵ ਕੋ ਨਾਮੁ _ਰੇਵਤੀ ਸੈਗਿ। 
ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੈਗ। ੧੯੬੭। 


/ਇਤਾ ਤੀ ਲਾਚਤ ਨਾਟਕ ਗੁੱਲ /ਕੈਸਨਾਵਤਾਨੇ ਲਾਲਭਦੁ _/ਕਆਹ _ਲਰਨਨੰ _ਆਮਖਤੰ/ 


ਅਥ _ਰੁਕਮਿਨਿ ਬ੍ਯਾਹ ਕਥਨੰ 
੭ਵੀਯ” 
ਬਲਿਰਾਮ ਕੋ ਬ੍ਯਾਹ ਭਯੋ ਜਬ ਹੀ ਮਿਲਿ ਕੈ ਨਰ ਨਾਰਿ ਤਬੈ ਸੁਖੁ ਪਾਯੋ। 
ਸੀ ਬ੍ਰਿਜਨਾਥ ਕੇ ਬ੍ਯਾਹ ਕੋ ਕਬਿ _ਸ੍ਯਾਮ ਕਹੈ _ਜੀਅਰਾ ਲਲਚਾਯੋ। 


੧. _'ਅਥ _ਰੇਵਤੀ _ਬ਼੍ਯਾਹ _ਕਥਨੰ” 


ਕ੍ਰਿਸਨਾਵਤਾਰ ੬੨੭ 


(ਨ ਦੀ ਪਰਿਓ ਨੀ ਲਵ ਰਗ ਪਤਿਤ ਵਿਚ 


੭ 


ਦੁਆ#ੰਰਕਾ ਪੀ ਕਣਾਉੰਣ ਦੇ _ਆਨਆਨਏ ਲੀ _ਸਮਆਮਤਾ/ 
ਹੁਣ _ਬਲਭਦੂ ਵਿਆਹ ਦਾ ਕਥਨ 
ਦੌਹਾਰਾ 
ਇਸ ਤਰ੍ਹਾਂ `ਸ੍ਰੀ ਕ੍ਰਿਸ਼ਨ ਨੇ ਸੁਖ ਪੂਰਵਕ _ਬਹੁਤ ਸਾਰੇ ਦਿਨ _ਬਿਤਾਏ। _ਤਦ ਤਕ 


ਚ 


ਇਕ ਰਾਜਾ _ਰੇਵਤ ਨੇ ਆ ਕੇ ਬਲਰਾਮ ਦੇ ਪੈਰ ਪਕੜ _ ਲਏ।੧੯੬੩। 
ਰਾਜੇ ਨੇ ਪੁਸੰਨ ਹੋ ਕੇ ਕਿਹਾ--ਜਿਸ ਦਾ ਨਾਂ 'ਰੇਵਤੀ” ਹੈ, ਉਹ ਮੇਰੀ ਕੰਨਿਆ ਦਾ 
ਨਾਮ _ਹੈ। _ਹੇ _ਬਲਰਾਮ! _ (ਤੁਸੀਂ) _ਉਸ _ ਨਾਲ _ਵਿਆਹ _ ਕਰ _ ਲਵੋ।੧੯੬੪। 
੭ਾਵੰਯਾ 
ਰਾਜਾ _(ਰੇਵਤ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ _ਬਲਰਾਮ _ਨੇ ਆਪਣੇ ਚਿਤ 
ਵਿਚ ਬਹੁਤ _ਸੁਖ ਪ੍ਰਾਪਤ _ਕੀਤਾ। ਉਸੇ ਵੇਲੇ ਵਿਆਹ _ਦਾ ਸਾਰਾ _ਸਾਮਾਨ ਇਕੱਠਾ _ਕਰ 
ਕੇ, ਉਸ ਨੂੰ ਵਿਆਹੁਣ ਲਈ ਉਠ _ਤੁਰਿਆ। ਵਿਆਹ _ਕਰ ਕੇ ਬਹੁਤ ਸੁਖ ਪ੍ਰਾਪਤ _ਕੀਤਾ 
ਅਤੇ ਬ੍ਰਾਹਮਣਾਂ ਨੂੰ ਬਹੁਤ ਸਾਰਾ _ਦਾਨ _ਦਿਵਾਇਆ। _(ਕਵੀ) ਸ਼ਿਆਮ _ਕਹਿੰਦੇ ਹਨ, ਇਸ 
ਤਰ੍ਹਾਂ ਵਿਆਹ _ਦੀ ਖੁਸ਼ੀ ਨੂੰ ਵਧਾ ਕੇ ਆਪਣੇ ਘਰ ਨੂੰ ਆ ਗਿਆ।੧੯੬੫। 
ਚੱਪਲ? 
ਜਦ _ ਪਤੀ _ (ਬਲਰਾਮ) _ਨੇ ਪਤਨੀ _ਵਲ _ਤਕਿਆ (ਤਾਂ ਮਨ ਵਿਚ) ਵਿਚਾਰਿਆ 
ਕਿ ਮੈਂ ਛੋਟਾ (ਮਧਰਾ) ਹਾਂ ਅਤੇ ਇਹ ਵੌਡੀ (ਲੰਮੀ) ਹੈ। ਉਸ ਨੇ ਹਲ ਨੂੰ ਲੈ ਕੇ ਮੋਢੇ 
ਉਤੇ ਧਰ _ਲਿਆ ਅਤੇ _(ਰੇਵਤੀ ਦੇ) ਸ਼ਰੀਰ ਨੂੰ ਮਨ ਮਰਜ਼ੀ ਅਨੁਸਾਰ _ਕਰ _ਦਿੱਤਾ।੧੯੬੬। 
ਦੰਹਰਾ 
“ਰੇਵਤੀ` ਨਾਂ ਵਾਲੀ (ਕੰਨਿਆ) _ਨਾਲ _ਬਲਰਾਮ _ਦਾ ਵਿਆਹ _ਹੋਇਆ। _ ਕਵੀ 
ਸ਼ਿਆਮ _ (ਕਹਿੰਦੇ ਹਨ), _ਤਦ ਹੀ (ਇਹ) ਕਥਾ ਪ੍ਰਸੰਗ ਸਮਾਪਤ _ ਹੋਂ _ਗਿਆ।੧੯੬੭। 
/ਟੈਲੋੇ ਨੰ ਯਚਤੁ ਨਾਟਕ ਗੁੰਝ ਦੇ /ਕੈਸ਼ਨਾਵਤਾਰ ਦੇ _ਕਲਭਦੂ /ਵਆਹ ਵਰਣਨ 
ਦੇ _#ਆਨਿਆ/ਏ ਦੀ _ਸਆ੫ਤ/ 
ਹੁਣ ਰੁਕਮਨਿ ਦੇ ਵਿਆਹ ਦਾ ਕਥਨ 
੭ਾਵੀਯਾ 
ਜਦੋਂ ਬਲਰਾਮ ਦਾ ਵਿਆਹ ਹੋਇਆ, ਤਦ ਸਭ ਨਰ ਨਾਰੀ ਨੇ (ਬਹੁਤ) ਸੁਖ ਪ੍ਰਾਪਤ 
ਕੀਤਾ। _ਕਵੀ ਸ਼ਿਆਮ ਕਹਿੰਦੇ ਹਨ, (ਉਸ ਵੇਲੇ) ਸ੍ਰੀ ਕ੍ਰਿਸ਼ਨ ਦਾ ਮਨ ਵਿਆਹ ਲਈ 
ਲਲਚਾਉਣ _ਲਗਿਆ। _ ਉਧਰ _ ਭੀਖਮ _ (ਰਾਜਾ _ਭੀਸ਼ਮਕ) ਨੇ _ (ਆਪਣੀ) ਪੁੱਤਰੀ ਦਾ 


੬੨੮ ਸੀ _ਦਸਮ-ਗ੍ਰੰਥ ਸਾਹਿਬ 


ਭੀਖਮ _ਬ੍ਯਾਹ _ਉਤੇ ਦੁਹਤਾ ਕੋ _ਰਚਿਓ _ਅਪਨੋ ਸਭ ਸੈਨ ਬੁਲਾਯੋ। 
ਮਾਨਹੁ ਆਪਨੇ _ਬ੍ਯਾਹਹਿ ਕੋ _ਜਦੁਬੀਰ ਭਲੀ ਬਿਧਿ ਬ੍ਯੋਤ _ਬਨਾਯੋ। _੧੯੬੮। 


ਭੀਖਮ ਭੂਪ _ਬਿਚਾਰ ਕੀਯੋ _ਦੁਹਤਾ ਇਹ ਸ੍ਰੀ _ਜਦੁਬੀਰ ਕੋ ਦੀਜੈ। 

ਯਾ ਤੇ ਭਲੋ ਨ ਕਛੂ ਕਹੂੰ ਹੈ ਹਮ ਸ੍ਯਾਮ ਲਹੈ ਜਗ ਮੈ ਜਸੁ ਲੀਜੈ। 

ਤਉ ਲਗਿ ਆਇ ਗਯੋ ਰੁਕਮੀ ਰਿਸਿ ਬੋਲ ਉਠਿਯੋ ਸੁ ਪਿਤਾ ਕਸ ਕੀਜੈ। 
ਜਾ ਕੁਲ ਕੀ ਨ ਬਿਵਾਹਤ ਹੈ ਹਮ ਤਾ ਦੁਹਿਤਾ ਦੈ ਕਹਾ ਜਗੁ ਜੀਜੈ। ੧੯੬੯। 


ਰਕਾ/ਨਿਨੀ ਲਾਲ _ਸਕੰਅਨ ਮੈਂ 
ਹਾਵੀਯਾਂ 
ਸੋਗ ਸਹੇਲਿਨ ਬੋਲਤ ਭੀ ਸਜਨੀ ਪੂਨ ਏਕ ਅਬੈ ਕਰਿ ਹਉ। 
ਕਿਤੋ ਜੋਗਨਿ ਭੇਸ ਕਰੋ ਤਜ ਦੇਸ ਨਹੀ ਬਿਰਹਾਗਿਨ ਸੋ ਜਰਿ ਹਉ। 
ਮੋਰ ਪਿਤਾ ਹਠ ਜਿਉ ਕਰ ਹੈ ਤੁ ਬਿਸੇਖ ਕਹਿਓ ਬਿਖ ਖਾ ਮਰਿ ਹਉ। 
ਦੁਹਿਤਾ ਨ੍ਰਿਪ ਕੀ ਕਹਿਓ ਨ ਤਿਹ ਕਉ ਬਰਿ ਹੋ ਤੁ ਸ੍ਯਾਮ ਹੀ ਕੋ ਬਰਿ ਹਉ। ੧੯੭੨। 


ਦੰਹਰਾ 
ਅਉਰ _ਬਿਚਾਰੀ ਮਨ ਬਿਖੈ ਕਰਿ ਹੋ ਏਕ ਉਪਾਇ। 
ਪਤੀਆ ਦੈ ਕੋਊ ਭੇਜ ਹੋ ਪ੍ਰਭ ਦੈ ਹੈ ਸੁਧਿ ਜਾਇ। ੧੯੭੩। 
ਇਹ ਚਿੰਤਾ ਕਰਿ ਚਿਤ ਬਿਖੈ ਇਕ ਦਿਜ ਲਯੋ _ਬੁਲਾਇ। 
ਬਹੁ ਧਨੁ ਦੈ ਤਾ ਕੋ ਕਹਿਓ ਪੂਭ ਦੇ ਪਤੀਆ ਜਾਇ। ੧੯੭੪। 


ਕ੍ਰਿਸਨਾਵਤਾਰ ੬੨੯ 


ਵਿਆਹ ਰਚਾ ਦਿੱਤਾ ਅਤੇ ਆਪਣੀ ਸਾਰੀ _ ਸੈਨਾ ਨੂੰ ਬੁਲਾ ਲਿਆ _(ਅਰਥਾਂਤਰ _ਸਾਰੇ _ਸਾਕ- 
ਸੈਣ ਬੁਲਾ _ਲਏ)। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੂਰੀ ਕ੍ਰਿਸ਼ਨ ਨੇ ਆਪਣੇ ਵਿਆਹ ਲਈ 
ਚੋਗੀ _ਤਰ੍ਹਾਂ _ਵਿਉੱਤ ਬਣਾਈ _ਹੈ।੧੯੬੮। 

ਰਾਜਾ _ਭੀਖਮ ਨੇ ਵਿਚਾਰ ਕੀਤਾ ਕਿ ਇਹ ਪੁੱਤਰੀ ਮੈਂ ਸ੍ਰੀ ਕ੍ਰਿਸ਼ਨ ਨੂੰ ਦੇ ਦੇਵਾਂ। 
ਇਸ ਤੋਂ ਚੰਗਾ (ਹੋਰ) ਕੋਈ ਕੰਮ ਨਹੀਂ ਹੈ ਕਿ ਅਸੀਂ ਸ੍ਹੀ ਕ੍ਰਿਸ਼ਨ ਨੂੰ (ਜਵਾਈ ਰੂਪ ਵਿਚ) 
ਪ੍ਰਾਪਤ _ਕਰ _ਕੇ ਜਗਤ ਵਿਚ _ਯਸ਼ ਖਟੀਏ। ਉਦੋਂ ਤਕ (ਭੀਸ਼ਮ ਦਾ ਪੁੱਤਰ) ਰੁਕਮੀ (ਉਥੇ) 
ਆ ਗਿਆ ਅਤੇ ਕ੍ਰੋਧਿਤ ਹੋ ਕੇ ਬੋਲ ਪਿਆ--ਹੇ ਪਿਤਾ ਜੀ! ਕੀ ਕਰਨ ਲਗੇ _ਹੋ। ਜਿਸ 
ਕੁਲ ਦੀ (ਲੜਕੀ) ਅਸੀਂ ਵਿਆਹੁੰਦੇ ਨਹੀਂ, ਉਸ (ਕੁਲ) ਨੂੰ ਲੜਕੀ ਦੇ ਕੇ ਜਗਤ _ਵਿਚ 
ਕਿਵੇ _ਜੀਉ'ਦੇ _ਰਹਾਂਗੇ।੧੯੬੯। 
ਰਕਆੰ ਨੰ ਰਾਨੋ ਨੂੰ ਐਹਾ-- 
ਮਾਵੀਲ” 

ਚੇਦੇਰੀ (ਨਗਰ) ਵਿਚ _ਸਸਪਾਲ (ਸ਼ਿਸ਼ੁਪਾਲ) (ਨਾਂ ਦਾ) ਸੂਰਮਾ ਹੈ, ਉਸ ਨੂੰ 


ਦੇ ਕਾਰਜ ਲਈ _ਬੁਲਾਓ। (ਫਿਰ) _ਕਿਹਾ--ਗਵਾਲੇ (ਕ੍ਰਿਸ਼ਨ) ਨੂੰ ਪੁੱਤਰੀ ਦੇ ਕੇ ਜਗ 
ਸ਼ਰਮ _ਨਾਲ _ਹੀ ਮਰ _ਜਾਵਾਂਗੇ। _ਇਕ _ ਚੰਗਾ _ਅਤੇ _ਸ੍ਰੇਸ਼ਨ ਬ੍ਰਾਹਮਣ _ਬੁਲਾ _ਕੇ 
(ਸ਼ਿਸ਼ੁਪਾਲ) ਨੂੰ ਲਿਆਉਣ ਲਈ ਭੇਜੋ। ਵਿਆਹ ਦੀ ਜੋ ਵਿਧੀ ਵੇਦ ਲਿਖੀ ਹੈ 


ਵਿਧੀ ਕਰ _ਕੇ ਪੁੱਤਰੀ ਉਸ ਨੂੰ ਦੇ ਦਿਓ।੧੯੭)0। 


ਵਿਚ 

ਪੁੰਤਰ _ਦੀਆਂ _ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ, ਰਾਜੇ ਨੇ _ਉਸ (ਸ਼ਿਸ਼ੁਪਾਲ) ਨੂੰ 
ਲਿਆਉਣ ਵਾਸਤੇ (ਬ੍ਰਾਹਮਣ ਨੂੰ) ਭੇਜ _ਦਿੱਤਾ। ਬ੍ਰਾਹਮਣ ਅਸੀਸ ਦੇ ਕੇ ਨ 
ਪਿਆ। ਇਸ (ਗੱਲ) ਨੂੰ ਰਾਜੇ ਦੀ ਪੁੰਤਰੀ _(ਰੁਕਮਨੀ) ਨੇ ਵੀ ਸੁਣ ਲਿਆ। ਕਵੀ ਸ਼ਿਆਮ 
ਕਹਿੰਦੇ ਹਨ, (ਲੜਕੀ _ਰੁਕਮਨੀ) ਸਿਰ _ਮਾਰਦੀ ਹੈ ਅਤੇ (ਉਸ ਨੇ) ਅੱਖਾਂ ਵਿਚੋਂ ਬਹੁਤ 


(ਇਕ) ਹੋਰ ਗੱਲ ਮਨ ਵਿਚ ਵਿਚਾਰੀ ਹੈ ਕਿ (ਮੈਂ) ਇਕ ਉਪਾ ਕਰਦੀ ਹਾਂ ਅਤੇ 

ਦੇ ਕੇ ਭੇਜਦੀ ਹਾਂ ਕਿ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਖ਼ਬਰ ਕਰ ਦੇਵੇ।੧੯੭੩। 
ਬੁਲਾ ਲਿਆ ਅਤੇ ਬਹੁਤ 
ਜਾ ਕੇ ਦੇ ਆਓ।੧੯੭੪। 


02੧੨ "੭੧੨ 


੬੩0 


ਸੀ _ਦਸਮ-ਗ੍ਰੰਥ _ਸਾਹਿਬ 


ਨਵੀਸਾ 
ਲੋਚਨ _ਚਾਰੁ _ਬਿਚਾਰ ਕਰੋ ਜਿਨਿ _ਬਾਚਤ ਹੀ ਪਤੀਆ ਉਠਿ ਧਾਵਹੁ। 
ਆਵਤ ਹੈ _ਸਿਸਪਾਲ ਇਤੈ ਮੁਹਿ ਬ੍ਯਾਹਨ ਕਉ ਪ੍ਰਭ _ਢੀਲ ਨ ਲਾਵਹੁ। 
ਮਾਰਿ ਇਨੈ ਮੁਹਿ ਜੀਤਿ ਪ੍ਰਭੂ ਚਲੋ ਦ੍ਰਾਰਵਤੀ ਜਗ ਮੈ ਜਸੁ _ਪਾਵਹੁ। 
ਮੋਰੀ ਦਸਾ ਸੁਨਿ ਕੈ ਸਭ ਯੌ ਕਬਿ ਸ੍ਯਾਮ ਕਹੈ ਕਰਿ ਪੰਖਨ ਆਵਹੁ। ੧੯੭੫। 


ਹੇ ਪਤਿ ਚਉਦਹਿ” ਲੋਕਨ ਕੇ ਸੁਨੀਐ ਚਿਤ ਦੈ ਜੁ ਸੈਦੇਸ ਕਹੇ ਹੈ। 
ਤੇਰੇ ਬਿਨਾ ਸੁ ਅਹੰ ਅਰੁ ਕ੍ਰੋਧੁ ਬਢਿਓ ਸਭ ਆਤਮੇ ਤੀਨ ਬਹੇ ਹੈ। 
ਯੌ _ਸੁਨੀਐ ਤਿਪੁਰਾਰਿ ਤੇ ਆਦਿਕ ਚਿਤ ਬਿਖੈ ਕਬ ਹੂੰ ਨ ਚਹੇ ਹੈ। 
ਬਾਚਤ ਹੀ _ਪਤੀਯਾ ਉਠਿ ਆਵਹੁ ਜੂ ਬ੍ਯਾਹ ਬਿਖੈ ਦਿਨ ਤੀਨ ਰਹੇ ਹੈ। ੧੯੭੬। 


ਦੱਹਾਰਾ” 
ਤੀਨ ਬ੍ਯਾਹ ਮੈ ਦਿਨ ਰਹੇ ਇਉ ਕਹੀਐ ਦਿਜ ਗਾਥ। 
ਤਜਿ _ਬਿਲੰਬ ਆਵਹੁ ਪ੍ਰਭੂ _ਪਤੀਆ ਪੜਿ _ਦਿਜ _ਸਾਥ। _੧੯੭੭। 


ਹਾਵੀਯਾਂ 
ਅਉ ਜਦੁਬੀਰ ਸੋ ਯੌ _ਕਹੀਯੋ ਤੁਮਰੇ ਬਿਨੁ ਦੇਖਿ ਨਿਸਾ ਡਰੁ ਆਵੈ। 
ਬਾਰ ਹੀ ਬਾਰ ਅਤਿ ਆਤੁਰ ਹ੍ਹੈ ਤਨ ਤਿਆਗਿ ਕਹਿਯੋ ਜੀਅ ਮੋਰ ਪਰਾਵੈ। 
ਪ੍ਰਾਚੀ ਪ੍ਰਤਛ ਭਯੋ ਸਸਿ ਪੂਰਨ ਸੋ_ਹਮ ਕੋ ਅਤਿਸੈ ਕਰਿ ਤਾਵੈ। 
ਮੈਨ ਮਨੋ ਮੁਖ ਆਰੁਨ ਕੈ ਤੁਮਰੇ ਬਿਨੁ ਆਇ ਹਮੋ ਡਰ ਪਾਵੈ। ੧੯੭੮। 


ਲਾਗਿ ਰਹਿਓ ਤੁਹਿ ਓਰਹਿ ਸ੍ਯਾਮ ਜੂ ਮੈ ਇਹ ਬੇਰ ਘਨੀ ਹਟ ਕੇ। 

ਘਨਿ ਸ੍ਯਾਮ ਕੀ ਬੰਕ _ਬਿਲੋਕਨ ਫਾਸ ਕੇ ਸੈਗਿ ਫਸੇ ਸੁ ਨਹੀ ਛੁਟਕੇ। 

ਨਹੀ ਨੈਕ ਮੁਰਾਏ ਮੁਰੈ ਹਮਰੇ ਤੁਹਿ ਮੂਰਤਿ ਹੇਰਨ ਹੀ ਅਟਕੇ। 

ਕਬਿ ਸ੍ਯਾਮ ਭਨੇ ਸੰਗਿ ਲਾਜ ਕੇ ਆਜ ਭਏ ਦੋਊ ਨੈਨ ਬਟਾ ਨਟ ਕੇ। ੧੯੭੯ 


ਸਾਜ ਦਯੋ ਰਥ _ਬਾਮਨ ਕੋ ਬਹੁਤੈ ਧਨੁ ਦੈ ਤਿਹ ਚਿਤ ਬਢਾਯੋ। 

ਸਰੀ ਬ੍ਰਿਜਨਾਥ ਲਿਆਵਨ _ਕਾਜ ਪਠਿਯੋ ਚਿਤ ਮੈ ਤਿਨ ਹੂੰ ਸੁਖੁ ਪਾਯੋ। 

ਯੋ ਸੋਊ ਲੈ ਪਤੀਯਾ ਕੋ ਚਲਿਯੋ_ਸੁ ਪ੍ਰਬੰਧ ਕਥਾ ਕਹਿ ਸ੍ਯਾਮ ਸੁਨਾਯੋ। 
ਮਾਨਹੁ ਪਉਨ ਕੇ ਗਉਨ ਹੂੰ ਤੇ ਸੁ ਸਿਤਾਬ ਦੈ ਸ੍ਰੀ ਜਦੁਬੀਰ ਪੈ _ਆਯੋ। ੧੯੮0। 


ਕ੍ਰਿਸਨਾਵਤਾਰ ੬੩੧ 


ਕਰੋ 
ਉਠ ਕੇ ਚਲ ਪਵੋ। ਸ਼ਿਸ਼ੁਪਾਲ ਮੈਨੂੰ ਵਿਆਹੁਣ ਲਈ ਇਥੇ 
ਹੇ ਸ੍ਰੀ ਕ੍ਰਿਸ਼ਨ! ਢਿਲ ਨ ਲਾਓ। ਹੇ ਪ੍ਰਭੂ! ਇਨ੍ਹਾਂ ਨੂੰ ਮਾਰ ਕੇ 
ਲੈ ਚਲੋ (ਅਤੇ ਇਸ ਤਰ੍ਹਾਂ ਕਰ ਕੇ) ਜਗਤ _ਵਿਚ _ਯਸ਼ ਖਟੋ। _ਕਵੀ ਸ਼ਿਆਮ ਕਹਿੰਦੇ ਹਨ, 
ਮੇਰੀ (ਰੁਕਮਨੀ ਦੀ) ਸਾਰੀ ਦਸ਼ਾ (ਬ੍ਰਾਹਮਣ ਤੋਂ) ਸੁਣ ਕੇ ਖੰਭ ਲਾ ਕੇ ਆ ਜਾਓ।੧੯੭੫। 

ਹੇ ਚੌਦਾਂ ਲੋਕਾਂ ਦੇ ਸੁਆਮੀ! ਚਿਤ ਦੇ ਕੇ ਸੁਣਨਾ, ਜੋ ਸੰਦੇਸ਼ ਮੈਂ ਕਹੇ _ਹਨ। ਤੇਰੇ 
ਬਿਨਾ ਸਭ _ਦੀਆਂ ਆਤਮਾਵਾਂ ਵਿਚ ਹੰਕਾਰ ਅਤੇ ਕ੍ਰੋਧ ਵਧ _ਗਿਆ ਹੈ ਅਤੇ ਉਨ੍ਹਾਂ ਸਾਰਿਆਂ 


ਦੀਆਂ ਆਤਮਾਵਾਂ ਤਿੰਨਾਂ (ਗੁਣਾਂ ਵਿਚ ਹੀ) ਵਹਿ ਗਈਆਂ _ਹਨ। ਇਹ ਵੀ ਸੁਣ ਲਵੋ 
ਕਿ ਸ਼ਿਵ ਵਰਗੇ ਵੀ, ਮੈਂ ਕਦੇ ਚਿਤ ਵਿਚ ਨਹੀਂ ਚਾਹੇ _ਹਨ। ਚਿੱਠੀ ਪੜ੍ਹਦਿਆਂ ਹੀ ਉਠ 
ਕੇ ਆ ਜਾਓ। ਹੇ ਜੀ! ਵਿਆਹ ਵਿਚ ਕੇਵਲ ਤਿੰਨ ਦਿਨ ਰਹਿ ਗਏ ਹਨ।੧੯੭੬। 
ਦਹਾਰਾ” 

ਹੇ ਬ੍ਰਾਹਮਣ! ਇਸ ਤਰ੍ਹਾਂ ਗੱਲ _ਕਹਿਣਾ ਕਿ ਵਿਆਹ ਵਿਚ ਕੇਵਲ ਤਿੰਨ ਦਿਨ 
ਰਹਿ ਗਏ _ਹਨ। ਹੇ ਪ੍ਰਭੂ! ਚਿੱਠੀ ਪੜ੍ਹ _ਕੇ, _ਦੇਰੀ _ਕੀਤੇ _ਬਿਨਾ, ਬ੍ਰਾਹਮਣ _ਨਾਲ _ਆ 
ਜਾਓ।੧੯੭੭। 
੭ਵੀਯ” 

ਹੋਰ ਸ੍ਰੀ ਕ੍ਰਿਸ਼ਨ ਨੂੰ ਇਹ ਕਹਿਣਾ ਕਿ ਤੁਹਾਡੇ ਦੇਖੇ ਬਿਨਾ ਰਾਤ ਨੂੰ ਡਰ ਲਗਦਾ 
ਹੈ। ਬਾਰ _ਬਾਰ ਅਤਿ ਅਧਿਕ ਆਤੁਰ ਹੋਕੇ ਮੇਰੀ ਜਿੰਦ ਸ਼ਰੀਰ ਨੂੰ ਤਿਆਗ _ਕੇ ਚਲੀ 
ਜਾਏਗੀ। _ਪੂਰਬ _ਵਲੋਂ ਪ੍ਰਗਟ _ਹੋ__ਰਿਹਾ _ਪੂਰਨਮਾਸੀ _ਦਾ _ਚੰਦੂਮਾ ਮੈਨੂੰ ਬਹੁਤ ਜ਼ਿਆਦਾ 
ਸਾੜ ਰਿਹਾ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਕਾਮਦੇਵ ਮੁਖ _ਲਾਲ _ਕਰ ਕੇ, ਤੁਹਾਡੇ 


ਨ ਆਉਣ ਕਾਰਨ ਮੈਨੂੰ _ਡਰਾਉ'ਦਾ _ਹੋਵੇ।੧੯੭੮। 

ਹੇ ਸਹੀ ਕ੍ਰਿਸ਼ਨ ਜੀ! (ਮੇਰੇ ਨੈਣ) ਤੁਹਾਡੇ ਵਲ ਲਗੇ ਹੋਏ ਹਨ। ਮੈਂ ਇਨ੍ਹਾਂ `ਨੂੰ 
ਵਾਰ ਰੋਕਿਆ ਹੈ (ਪਰ ਇਹ ਰੁਕਦੇ ਨਹੀਂ)। ਸ੍ਰੀ ਕ੍ਰਿਸ਼ਨ ਦੀ _ਤਿਰਛੀ ਦ੍ਰਿਸ਼ਟੀ ਦੀ ਫਾਹੀ 
ਨਾਲ ਜੋ ਫਸ ਗਏ, ਉਹ ਫਿਰ ਛੁਟ ਨਹੀਂ _ਸਕਦੇ। ਮੇਰੇ _ਮੋੜਿਆਂ ਜ਼ਰਾ ਜਿੰਨੇ ਵੀ ਨਹੀਂ 
ਮੁੜਦੇ, (ਬਸ) ਤੁਹਾਡੇ ਦਰਸ਼ਨ _ਕੀਤੇ ਬਿਨਾ _ਟਿਕਦੇ ਨਹੀਂ _ਹਨ। ਕਵੀ ਸ਼ਿਆਮ ਕਹਿੰਦੇ 
ਹਨ, ਲਾਜ ਦੇ ਮਾਰੇ (ਮੇਰੇ) ਦੋਵੇਂ ਨੈਣ ਨਟ ਦੀਆਂ ਗੋਲੀਆਂ ਵਾਂਗ ਬਣ ਕੇ (ਸਥਿਰ ਹੋ) 
ਗਏ ਹਨ।੧੯੭੯। 


(ਰੁਕਮਨੀ ਨੇ) ਬ੍ਰਾਹਮਣ ਨੂੰ ਰਥ ਸਜਾ ਕੇ ਦੇ ਦਿੱਤਾ ਅਤੇ ਬਹੁਤ ਸਾਰਾ ਧਨ ਦੇ 
ਕੇ ਉਸ ਦਾ ਚਿਤ ਵਿਗਸਿਤ ਕਰ ਦਿੱਤਾ। (ਉਸ ਨੂੰ) ਸ੍ਰੀ ਕ੍ਰਿਸ਼ਨ ਨੂੰ ਲਿਆਉਣ ਦੇ ਕਾਰਜ 
ਲਈ ਭੇਜ ਦਿੱਤਾ, ਉਸ (ਬ੍ਰਾਹਮਣ) ਨੇ ਵੀ ਚਿਤ ਵਿਚ ਸੁਖ ਪ੍ਰਾਪਤ _ਕੀਤਾ। _ਇਸ _ਤਰ੍ਹਾਂ 
ਉਹ ਚਿੱਠੀ ਲੈ ਕੇ ਚਲ ਪਿਆ। ਕਵੀ ਸ਼ਿਆਮ ਨੇ ਇਹ ਪੁਬੰਧ _ਕਥਾ _ਕਹਿ ਕੇ ਸੁਣਾਈ 
ਹੈ। (ਇੰਜ ਪ੍ਰਤੀਤ ਹੁੰਦਾ ਹੈ _ਕਿ) ਉਹ (ਬ੍ਰਾਹਮਣ) ਪੌਣ ਦੀ ਗਤਿ ਨਾਲ ਛੇਤੀ ਹੀ ਸ੍ਰੀ 
ਕ੍ਰਿਸ਼ਨ ਕੋਲ ਆ ਗਿਆ।੧੯੮0। 


੬੩੨ 


ਸੀ _ਦਸਮ-ਗ੍ਰੰਥ _ਸਾਹਿਬ 


ਸੀ ਬ੍ਰਿਜਨਾਥ ਕੋ ਬਾਸ ਜਹਾ ਸੁ ਕਹੈ ਕਬਿ ਸ੍ਯਾਮ ਪੁਰੀ ਅਤਿ ਨੀਕੀ। 
ਬਜੁ ਖਚੇ ਅਰੁ ਲਾਲ ਜਵਾਹਿਰ ਜੋਤਿ ਜਗੈ ਅਤਿ ਹੀ ਸੁ ਮਨੀ ਕੀ। 
ਕਉਨ ਸਰਾਹ ਕਰੈ ਤਿਹ ਕੀ ਤੁਮ ਹੀ ਨ ਕਹੋ ਐਸੀ ਬੁਧਿ ਕਿਸੀ ਕੀ। 
ਸੇਸ ਨਿਸੇਸ ਜਲੇਸ ਕੀ ਅਉਰ ਸੁਰੇਸ ਪੁਰੀ ਜਿਹ _ਅਗੂਜ _ਫੀਕੀ। ੧੯੮੧। 


ਦੰਹਰ” 
ਐਸੀ ਪੁਰੀ ਨਿਹਾਰ ਕੈ ਅਤਿ ਚਿਤਿ ਹਰਖ _ਬਢਾਇ। 
ਸੀ ਬ੍ਰਿਜਪਤਿ ਕੋ ਗ੍ਰਿਹ ਜਹਾ ਤਹਿ ਦਿਜ ਪਹੁਚਿਓ ਜਾਇ। ੧੯੮੨। 
ਮਾਵੀਯ” 
ਦੇਖਤ ਹੀ ਬ੍ਰਿਜਨਾਥ _ਦਿਜੋਤਮ ਠਾਢ ਭਯੋ ਉਠਿ ਆਗੇ ਬੁਲਾਯੋ। 
ਲੈ ਦਿਜੈ ਆਗੈ ਧਰੀ ਪਤੀਆ ਤਿਹ ਬਾਚਤ ਹੀ ਪਭ ਜੀ ਸੁਖ ਪਾਯੋ। 
ਸ੍ਯੰਦਨ ਸਾਜਿ ਚੜਿਓ ਅਪੁਨੇ ਸੋਊ ਸੈਗਿ ਲਯੋ ਮਨੋ ਪਉਨ ਹ੍ਹੈ ਧਾਯੋ। 
ਮਾਨੋ ਛੁਧਾਤਰੁ ਹੋਇ ਅਤਿ ਹੀ ਮਿਿਗਿ ਝੁੰਡ ਤਕੈ ਉਠਿ ਕੇਹਰਿ ਆਯੋ। ੧੯੮੩। 


ਆਵਤ ਸੋ_ਇਨ ਹੂੰ ਸੁਨਿ ਕੈ ਪੁਰ ਦ੍ਰਾਰ ਬਜਾਰ ਜੁ ਥੇ ਸੁ ਬਨਾਯੋ। 
ਸੈਨ ਬਨਾਇ ਭਲੀ ਇਤ ਤੇ ਰੁਕਮਾਦਿਕ ਆਗੇ ਤੇ _ਲੈਨ ਕਉ ਧਾਯੋ। 
ਸ੍ਯਾਮ ਭਨੈ ਸਭ ਹੀ ਭਟਵਾ ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ। ੧੯੮੪। 


ਇਤ ਸ੍ਯਾਮ ਜੂ _ਸ੍ਯੰਦਨ ਸਾਜਿ _ਚੜਿਯੋ ਉਤ ਲੈ _ਸਿਸੁਪਾਲ ਘਨੋ _ਦਲੁ _ਆਯੋ”। 


ਪਦ ਤਰੀ ਇਤਨੀ ਤੀ 
ਹੇਰਨ ਬ੍ਯਾਹ ਰੁਕੰਮਿਨੀ ਕੋ ਅਤਿ ਹੀ ਚਿਤ ਮੈ ਸੁ ਹੁਲਾਸ ਬਢੈ ਕੈ। 
ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਤੁਰਹੀਨ ਬਜੈ ਕੈ। 
ਸ੍ਯਾਮ ਇਤੇ ਛਪਿ ਆਵਤ ਭਯੋ ਕਬਿ ਸ੍ਯਾਮ ਭਨੈ ਤਿਨ ਕਾਰਨ ਛੈ ਕੈ। ੧੯੮੫। 


ਸ੍ਯਾਮ ਭਨੈ ਜੋਊ ਬੇਦ ਕੇ ਬੀਚ ਲਿਖੀ ਬਿਧਿ ਬ੍ਯਾਹ ਕੀ_ਸੋ_ਦੁਹੂੰ ਕੀਨੀ। 
ਮਰ ਹੀ: ਇਉ ਜਨ ਦਈ ਦਿ ਹੀ 

ਉਰਿ ਅਤਿ ਹੀ _ਦਛਨਾ ਤਿਨ ਦੀਨੀ। 

ਬੇਦੀ ਰਚੀ ਭਲੀ _ਭਾਤਹ ਸੋ _ਜਦੁਬੀਰ ਬਿਨਾ ਸਭ _ਲਾਗਤ _ਹੀਨੀ। ੧੯੮੬। 


ਤਉ ਹੀ ਲਉ ਲੈ ਕਿਹ ਸੈਗਿ ਪੁਰੋਹਿਤ ਦੇਵੀ ਕੀ ਪੂਜਾ ਕੇ ਕਾਜ ਸਿਧਾਰੇ। 
ਸ੍ਯੰਦਨ ਪੈ ਚੜਵਾਇ ਤਬੈ ਤਿਹ ਪਾਛੇ ਚਲੇ ਤਿਹ ਕੇ ਭਟ ਭਾਰੇ। 

ਯਾ ਬਿਧਿ ਦੇਖਿ ਪ੍ਰਤਾਪ ਘਨੋ ਮੁਖ ਤੇ ਰੁਕਮੈ ਇਹ ਬੈਨ ਉਚਾਰੇ। 

ਰਾਖੀ ਪ੍ਰਭੂ ਪਤਿ ਮੋਰ ਭਲੀ ਬਿਧਿ ਧੰਨ੍ਯ _ਕਹਿਯੋ ਅਬ ਭਾਗ ਹਮਾਰੇ। ੧੯੮੭। 


ਕ੍ਰਿਸਨਾਵਤਾਰ ੬੩੩ 


ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਦਾ ਨਿਵਾਸ ਸੀ, (ਉਹ) ਨਗਰੀ 
ਬਹੁਤ ਹੀ _ ਸੁੰਦਰ _ਸੀ। _ਹੀਰੇ _(ਬਜੂ), _ਲਾਲ ਅਤੇ ਜਵਾਹਰ _ਜੜ੍ਹੇ ਹੋਏ _ਸਨ ਅਤੇ ਉਨ੍ਹਾਂ 
ਮਣੀਆਂ _(ਦੀ _ਚਮਕ) _ਜਗਦੀਆਂ ਜੋਤਾਂ _ਵਰਗੀ _ਸੀ। ਉਨ੍ਹਾਂ ਦੀ ਸਿਫ਼ਤ ਕੌਣ _ਕਰ _ਸਕਦਾ 
ਹੈ, ਤੁਸੀਂ ਹੀ ਦਸੋ, ਅਜਿਹੀ ਬੁੱਧੀ ਕਿਸ _ਦੀ _ਹੈ। ਸ਼ੇਸ਼ਨਾਗ, ਚੰਦੂਮਾ, _ਵਰੁਨ ਦੇਵਤਾ ਅਤੇ 
ਇੰਦਰ-ਪੁਰੀ _ਵੀ ਜਿਸ _ਦੇ ਸਾਹਮਣੇ _ਫਿਕੀ ਪੈਂਦੀ _ਸੀ।੧੯੮੧। 
ਦੰਹਰ” 

ਅਜਿਹੀ _ਨਗਰੀ ਨੂੰ ਵੇਖ _ਕੇ _ਅਤੇ (ਆਪਣੇ) _ਚਿਤ _ਵਿਚ _ਬਹੁਤ ਪ੍ਰਸੰਨ ਹੋ ਕੇ, 
ਜਿਥੇ ਸ੍ਰੀ ਕ੍ਰਿਸ਼ਨ ਦਾ ਘਰ ਸੀ, ਬ੍ਰਾਹਮਣ _ਉਸ _ ਸਥਾਨ _ਉਤੇ _ਜਾ _ਪਹੁੰਚਿਆ।੧੯੮੨। 
ਮਾਵੀਲ” 

ਸ੍ਰੀ ਕ੍ਰਿਸ਼ਨ ਸ੍ਰੇਸ਼ਨ ਬ੍ਰਾਹਮਣ ਨੂੰ ਵੇਖਦਿਆਂ ਹੀ ਉਠ ਕੇ ਖੜੋਂ ਗਏ ਅਤੇ ਅਗੇ ਬੁਲਾ 
ਲਿਆ। ਬ੍ਰਾਹਮਣ ਨੇ ਚਿੱਠੀ (ਹੱਥ ਵਿਚ) ਲੈ ਕੇ ਅਗੇ ਧਰ ਦਿੱਤੀ। ਉਸ ਨੂੰ ਪੜ੍ਹ ਕੇ 
ਸ੍ਰੀ ਕ੍ਰਿਸ਼ਨ ਨੇ ਬਹੁਤ _ਸੁਖ ਪ੍ਰਾਪਤ _ਕੀਤਾ। _ਰਥ ਨੂੰ ਸਜਾ ਕੇ (ਅਤੇ ਉਸ ਉਪਰ) ਚੜ੍ਹ 

ਲੈ ਕੇ (ਇਸ ਤਰ੍ਹਾਂ ਚਲ ਪਏ) ਮਾਨੋ ਪੌਣ 

ਹੁੰਦਾ ਹੈ) ਮਾਨੋ ਭੁਖ ਨਾਲ ਬਹੁਤ ਆਤੁਰ 
ਉਠ _ਦੌੜਿਆ _ਹੋਵੇ।੧੯੮੩। 


ਲਈ ਗਏ ਹਨ। (ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸ਼ੂਰਵੀਰਾਂ ਨੇ ਆਪਣੇ ਮਨ ਵਿਚ 
ਬਹੁਤ ਸੁਖ ਪ੍ਰਾਪਤ _ ਕੀਤਾ _ਹੈ।੧੯੮੪। 

ਹੋਰ ਵੀ ਬਹੁਤ _ਸਾਰੇ _ਰਾਜੇ ਆਪਣੇ ਨਾਲ _ਬਹੁਤ _ਸਾਰੀ _ਚਤੁਰੰਗਨੀ ਸੈਨਾ ਲੈ ਕੇ 
ਆ ਗਏ _ਹਨ। ਰੁਕਮਨੀ ਦੇ ਵਿਆਹ ਨੂੰ ਦੇਖਣ ਲਈ (ਉਨ੍ਹਾਂ ਨੇ) ਆਪਣੇ _ਮਨ _ਵਿਚ 
ਉਤਸਾਹ _ਵਧਾਇਆ _ਹੈ। _(ਉਹ) ਬਹੁਤ _ਸਾਰੀਆਂ _ਭੇਰੀਆਂ, _ਸ਼ਹਿਨਾਈਆਂ, _ਰਣਸਿੰਗੇ, ਧੌਂਸੇ 
ਅਤੇ ਤੁਰੀਆਂ ਵਜਾ _ਕੇ (ਆਏ _ਹਨ)। ਕਵੀ ਸ਼ਿਆਮ _ਕਹਿੰਦੇ ਹਨ, ਉਨ੍ਹਾਂ (ਦੀ ਆਮਦ) 


(ਕਵੀ) ਸ਼ਿਆਮ ਕਹਿੰਦੇ ਹਨ, ਵਿਆਹ ਦੀ ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਦੋਹਾਂ 
(ਪਾਸਿਆਂ ਨੇ) _ਕੀਤੀ। (ਵੇਦ) ਮੰਤਰ _ਨਾਲ ਸ਼ੁੱਧ ਕਰ ਕੇ ਫੇਰਿਆਂ ਵਾਲੀ ਥਾਂ ਨੂੰ ਪਵਿਤਰ 
ਕਰ _ਲਿਆ। ਹੋਰ ਜਿਤਨੇ _ ਸ੍ਰੇਸ਼ਠ ਬ੍ਰਾਹਮਣ _ਸਨ, ਉਨ੍ਹਾਂ ` ਨੂੰ _ਬਹੁਤ ਸਾਰੀ _ਦੱਛਣਾ ਦਿੱਤੀ 
ਗਈ। _ਵੇਦੀ ਵੀ ਚੰਗੀ ਤਰ੍ਹਾਂ ਬਣਾਈ ਗਈ, (ਪਰ) ਸ੍ਰੀ ਕ੍ਰਿਸ਼ਨ ਤੋਂ _ਬਿਨਾ ਸਭ _ਕੁਝ _ਫਿਕਾ 
ਜਿਹਾ _ਲਗ ਰਿਹਾ _ਸੀ।੧੯੮੬। 

ਉਤਨੇ ਚਿਰ ਵਿਚ ਹੀ ਪਰੋਹਿਤ ਉਸ _(ਰੁਕਮਨੀ) ਨੂੰ ਨਾਲ ਲੈ ਕੇ ਦੇਵੀ ਦੀ ਪੂਜਾ 

ਪਏ। _ਉਸ ਵੇਲੇ ਉਸ ਨੂੰ ਰਥ ਉਤੇ ਚੜ੍ਹਾ ਕੇ ਉਸ ਦੇ ਪਿਛੇ ਬਹੁਤ ਸਾਰੇ 
। ਇਸ ਤਰ੍ਹਾਂ ਦਾ (ਆਪਣਾ) ਅਤਿ ਅਧਿਕ ਪ੍ਰਤਾਪ ਵੇਖ ਕੇ ਰੁਕਮੀ ਨੇ 
ਬਚਨ _ਕਹੇ ਕਿ ਹੁਣ ਸਾਡੇ ਧੰਨ ਭਾਗ _ਹਨ ਕਿਉਂਕਿ ਪਰਮਾਤਮਾ ਨੇ 
ਮੇਰੀ _ਪਤ _ਰਖ _ਲਈ _ਹੈ।੧੯੮੭। 


੬੩੪ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ/ 


ਜਬ ਰੁਕਮਿਨੀ ਤਿਹ ਮੰਦਿਰ ਗਈ। ਦੁਖ ਸੈਗਿ ਬਿਹਬਲ ਅਤਿ ਹੀ ਭਈ। 


ਤਿਨਿ ਇਵ ਰੋਇ ਸਿਵਾ ਸੈਗਿ ਰਰਿਓ। ਤੁਹਿ ਤੇ ਮੋਹਿ ਇਹੀ ਬਰੁ ਸਰਿਓ। ੧੯੮੮। 


ਮਾਵੀਲ” 
ਦੂਰਿ ਦਈ ਸਖੀਆ ਕਰਿ ਕੈ ਕਰਿ ਲੀਨ ਛੁਰੀ ਕਹਿਓ ਘਾਤ ਕਰੈ ਹਉ। 
ਮੈ ਬਹੁ ਸੇਵ ਸਿਵਾ ਕੀ ਕਰੀ ਤਿਹ ਤੇ ਸਭ ਹੋ ਸੁ ਇਹੈ ਫਲੁ ਪੈ ਹਉ। 
ਪ੍ਰਾਨਨ ਧਾਮਿ ਪਠੋ ਜਮ ਕੇ ਇਹ ਦੇਹੁਰੇ ਊਪਰ ਪਾਪ ਚੜੈ ਹਉ। 
ਕੈ ਇਹ ਕੋ ਰਿਝਵਾਇ ਅਬੈ ਬਰਿਬੋ ਹਰਿ ਕੋ ਇਹ ਤੇ ਬਰੁ ਪੈ ਹਉ। ੧੯੮੯। 


੧ਏੋਵਾਂ ਲੂ: ਭਾਲ _ਰਕਾਨਨੀ ਸੱ 
ਹਵੀਯਾਂ 
ਦੇਖਿ ਦਸਾ ਤਿਹ ਕੀ ਜਗਮਾਤ ਪ੍ਰਤਛ ਹ੍ਹੈ ਤਾਹਿ ਕਹਿਓ ਹਸਿ ਐਸੇ। 
ਸ੍ਯਾਮ ਕੀ _ਬਾਮ ਤੈ ਆਪਨੇ ਚਿਤ ਕਰੋ ਦੁਚਿਤਾ ਫੁਨਿ ਰੰਚ ਨ ਕੈਸੇ। 
ਜੋ ਸਿਸੁਪਾਲ ਕੇ ਹੈ ਚਿਤ ਮੈ ਨਹਿ ਹੈ ਹੈ ਸੋਊ ਤਿਹ ਕੀ ਸੁ ਰੁਚੈ ਸੇ। 
ਹੁਇ ਹੈ ਅਵਸਿ ਸੋਊ ਸੁਨਿ ਰੀ ਕਬਿ ਸ੍ਯਾਮ ਕਹੈ ਤੁਮਰੇ ਜੀ ਜੈਸੇ। ੧੯੯॥। 


ਦੰਹਰਾ 
ਯੌ ਬਰੁ ਲੈ ਕੇ ਸਿਵਾ ਤੇ ਪ੍ਰਸੰਨ ਚਲੀ ਹੁਇ ਚਿਤ। 
ਸ੍ਯੰਦਨ ਧੈ ਚੜਿ ਮਨ ਬਿਥੈ ਚਹਿ ਸ੍ਰੀ _ਜਦੁਪਤਿ ਮਿਤ। ੧੯੯੧। 
ਹਾਵੀਯਾਂ 
ਚੜੀ ਜਾਤ ਹੁਤੀ ਸੋਊ ਸ੍ਯੰਦਨ ਧੈ ਬ੍ਰਿਜ ਨਾਇਕ ਦ੍ਰਿਸਟਿ ਬਿਖੈ ਕਰਿ ਕੈ। 
ਅਰੁ ਸਤ੍ਨ ਸੈਨ ਨਿਹਾਰਿ ਘਨੀ ਤਿਹ ਤੇ ਨਹੀ ਸ੍ਯਾਮ ਭਨੈ ਡਰਿ ਕੈ। 
ਪ੍ਰਭ ਆਇ ਪਰਿਓ ਤਿਹ ਮਧਿ ਬਿਖੈ ਇਹ ਲੇਤ ਹੋ ਰੇ ਇਮ ਉਚਰਿ ਕੈ। 
ਬਲੁ ਧਾਰਿ ਲਈ ਰਥ ਭੀਤਰ ਡਾਰਿ _ਮੁਰਾਰਿ ਤਬੈ ਬਹੀਯਾ ਧਰਿ _ਕੈ। ੧੯੯੨। 


ਡਾਰਿ ਰੁਕਮਿਨੀ ਸ੍ਯੰਦਨ ਪੈ ਸਭ _ਸੂਰਨ ਸੋ _ਇਹ _ਭਾਤਿ ਸੁਨਾਈ। 
ਜਾਤ ਹੋ ਰੇ ਇਹ ਕੋ ਅਬ ਲੈ ਇਹ ਕੈ ਰੁਕਮੈ ਅਬ ਦੇਖਤ ਭਾਈ। 
ਪਉਰਖ ਹੈ ਜਿਹ ਸੂਰ ਬਿਖੈ ਸੋਊ ਯਾਹਿ ਛਡਾਇਨ ਮਾਡਿ ਲਰਾਈ। 
ਆਜ ਸਭੋ ਮਰਿ ਹੋ ਟਰਿ ਨਹੀ ਸ੍ਯਾਮ ਭਨੈ ਮੁਹਿ ਰਾਮ ਦੁਹਾਈ। ੧੯੯੩। 


ਯੌ _ਬਤੀਯਾ ਸੁਨਿ ਕੈ ਤਿਹ ਕੀ ਸਭ ਆਇ ਪਰੇ ਅਤਿ ਕ੍ਰੋਧ ਬਢੈ ਕੈ। 
ਰੋਸ ਭਰੇ ਭਟ ਠੌਕਿ ਭੁਜਾ ਕਬਿ ਸ੍ਯਾਮ ਕਹੈ ਅਤਿ ਕ੍ਰੋਧਤ ਹੂੰ ਕੈ। 


੧. 'ਦੇਵੀ ਜੂ ਬਾਚ” 


ਕ੍ਰਿਸਨਾਵਤਾਰ ੬੩੫ 


ਚੱਪਲ? 

ਜਦ _ਰੁਕਮਨੀ ਉਸ ਮੰਦਿਰ ਵਿਚ ਚਲੀ ਗਈ, (ਤਾਂ) ਦੁਖ ਨਾਲ ਬਹੁਤ _ਬਿਹਬਲ 
ਹੋ ਗਈ। ਉਸ ਨੇ ਇਸ ਤਰ੍ਹਾਂ ਰੋ ਕੇ ਦੇਵੀ ਨੂੰ ਕਿਹਾ -- (ਹੇ ਮਾਤਾ!) ਤੇਰੇ ਤੋਂ ਮੇਰੇ ਲਈ 
ਇਹੀ _(ਸ਼ਿਸ਼ੁਪਾਲ) _ਵਰ _ਸਰਿਆ _ਹੈ।੧੯੮੮। 


ਕੀਤੀ 

; ਉਸ ਤੋਂ ਮੈਂ ਇਹੀ ਸਾਰਾ ਫਲ ਪ੍ਰਾਪਤ _ਕਰ _ਰਹੀ_ਹਾਂ। ਪ੍ਰਾਣਾਂ ਨੂੰ _ਯਮਰਾਜ _ਦੇ ਘਰ 
ਕੇ ਇਸ ਦੇਹੁਰੇ (ਮੰਦਿਰ) ਉਪਰ _ਪਾਪ _ਚੜ੍ਹਾਉਂਦੀ ਹਾਂ। ਜਾਂ ਇਸ (ਦੇਵੀ) ਨੂੰ ਹੁਣੇ 
ਕਰ ਕੇ, ਕ੍ਰਿਸ਼ਨ ਨੂੰ ਵਰਨ ਦਾ ਇਸ ਤੋਂ ਵਰ ਪ੍ਰਾਪਤ ਕਰਦੀ ਹਾਂ।੧੯੮੯। 


ਉਸ ਦੀ ਹਾਲਤ ਵੇਖ ਕੇ ਜਗਤ ਮਾਤਾ ਨੇ ਪ੍ਰਤੱਖ ਹੋ ਕੇ, ਉਸ ਨੂੰ ਹਸ ਕੇ ਇੰਜ 
ਕਿਹਾ--ਤੂੰ ਕ੍ਰਿਸ਼ਨ _ਦੀ ਪਤਨੀ ਹੈਂ, ਫਿਰ ਆਪਣੇ _ਚਿਤ _ਵਿਚ ਜ਼ਰਾ ਜਿੰਨੀ ਵੀ 

ਨ ਕਰ। ਜੋ ਸ਼ਿਸ਼ੁਪਾਲ ਦੇ ਚਿਤ ਵਿਚ ਹੈ, ਉਹ ਉਸ ਦੀ ਰੁਚੀ ਅਨੁਸਾਰ ਨਹੀਂ _ਹੋਵੇਗਾ। 
ਕਵੀ ਸ਼ਿਆਮ ਕਹਿੰਦੇ ਹਨ, (ਦੁਰਗਾ ਨੇ _ਕਿਹਾ--) ਹੇ (ਰੁਕਮਨੀ!) ਸੁਣ, ਉਹ ਅਵਸ਼ ਹੀ 
ਹੋਏਗਾ _ਜਿਸ _ ਤਰ੍ਹਾਂ ਤੇਰੇ _ਹਿਰਦੇ _ਵਿਚ _ਹੈ।੧੯੯॥। 


ਦੰਹਰਾ 


ਤੋਂ ਵਰ 
ਹੈ। ਰਥ ਉਤੇ ਚੜ੍ਹ ਕੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਮਿਤਰ ਵਜੋਂ _ਚਾਹ _ਰਹੀ ਹੈ।੧੯੯੧। 


ਘ = 


੨ 


ਹੋਈ ਜਾ 

(ਕਵੀ) ਸ਼ਿਆਮ ਕਹਿੰਦੇ ਹਨ, ਵੈਰੀਆਂ ਦੀ (ਸ਼ਿਸ਼ੁਪਾਲ ਦੀ) ਬਹੁਤ ਸਾਰੀ ਸੈਨਾ 

ਕੇ (ਕ੍ਰਿਸ਼ਨ) ਡਰੇ ਨਹੀਂ _ਹਨ। ਉਨ੍ਹਾਂ (ਵੈਰੀਆਂ) ਵਿਚ ਹੀ ਸ੍ਰੀ 

ਉਤੇ) ਆ ਪਏ ਅਤੇ ਇਸ ਤਰ੍ਹਾਂ ਕਿਹਾ--ਓਇ! ਇਸ ਨੂੰ ਮੈਂ ਲੈ ਜਾ ਰਿਹਾ 

ਸੀ ਕ੍ਰਿਸ਼ਨ ਨੇ ਬਲ ਪੂਰਵਕ _ (ਰੁਕਮਨੀ ਨੂੰ) _ਬਾਹੋਂ _ਪਕੜ _ਕੇ _ਰਥ 
”"ਲਿਆ।੧੯੯੨। 

ਰੁਕਮਨੀ ਨੂੰ ਰਥ ਵਿਚ ਚੜ੍ਹਾ ਕੇ ਸਾਰੇ ਯੋਧਿਆਂ ਨੂੰ ਇਸ ਤਰ੍ਹਾਂ ਸੁਣਾ ਕੇ (ਕਿਹਾ) 

ਹੇ (ਸੂਰਮਿਓਂ!) ਹੁਣ (ਮੈਂ) ਇਸ ਨੂੰ ਇਸ ਦੇ ਭਰਾ ਰੁਕਮੀ ਦੇ ਵੇਖਦੇ ਹੋਇਆਂ ਲਈ ਜਾ 


ਰਿਹਾ ਹਾਂ। ਜਿਸ ਸੂਰਮੇ ਵਿਚ ਸ਼ਕਤੀ ਹੈ, _ਉਹ ਯੁੱਧ ਕਰ ਕੇ ਇਸ ਨੂੰ ਛੁੜਵਾ ਲਵੇ। 
(ਕਵੀ) ਸ਼ਿਆਮ ਕਹਿੰਦੇ ਹਨ, (ਸ੍ਰੀ ਕ੍ਰਿਸ਼ਨ ਨੇ ਵੰਗਾਰ ਕੇ _ਕਿਹਾ--) ਮੈਨੂੰ ਰਾਮ ਦੀ ਸੌਂਹ, 
ਅਜ _ ਸਭ _ ਨੂੰ ਮਾਰ _ ਸੁਟਾਂਗਾ _ਅਤੇ _ਟਲਾਂਗਾ _ਨਹੀਂ।੧੯੯੩। 

ਉਸ _ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਸੂਰਮੇ ਬਹੁਤ ਕ੍ਰੋਧ ਵਧਾ 
ਕੇ ਆ ਪਏ ਹਨ। ਕਵੀ ਸ਼ਿਆਮ ਕਹਿੰਦੇ ਹਨ, ਰੋਸ ਨਾਲ ਭਰ ਕੇ, ਭੁਜਾਵਾਂ ਨੂੰ _ਠੋਕਦੇ 


ਸਰੀ ਕ੍ਰਿਸ਼ਨ ਨੂੰ ਅੱਖਾਂ ਵਿਚ ਵਸਾ ਕੇ ਉਹ ਰਥ ਉਤੇ ਚੜ੍ਹੀ ਹੋ ਰਹੀ ਹੈ। 
ਨੂੰ 
ਦੇ 


ਕ੍ਰਿਸ਼ਨ (ਰੁਕਮਨੀ 


ਘ 


੬੩੬ 


ਸੀ _ਦਸਮ-ਗ੍ਰੰਥ _ਸਾਹਿਬ 


ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਅਤਿ ਤਾਲ ਬਜੈ ਕੈ। 
ਸੋ ਜਦੁਬੀਰ ਸਰਾਸਨ ਲੈ ਛਿਨ ਬੀਚ ਦਏ ਜਮਲੋਕਿ ਪਠੈ ਕੈ। ੧੯੯੪। 


ਜੋ ਭਟ ਕਾਹੂੰ ਤੇ ਨੈਕੁ ਡਰੇ ਨਹਿ ਸੋ ਰਿਸ ਕੈ ਤਿਹ ਸਾਮੁਹੇ ਆਏ। 

ਗਾਲ ਬਜਾਇ ਬਜਾਇ ਕੈ ਦੁੰਦਭਿ ਜਿਉ ਘਨ ਸਾਵਨ ਕੇ ਘਹਰਾਏ। 
ਸੀ ਜਦੁਬੀਰ ਕੇ ਬਾਨ ਛੂਟੇ ਨ ਟਿਕੇ ਪਲ ਏਕ ਤਹਾ ਠਹਰਾਏ। 

ਏਕ ਪਰੇ ਹੀ ਕਰਾਹਤ ਬੀਰ ਬਲੀ ਇਕ ਅੰਤ ਕੇ ਧਾਮਿ ਸਿਧਾਏ। ੧੯੯੫। 


ਐਸੀ ਨਿਹਾਰਿ ਦਸਾ ਦਲ ਕੀ ਸਿਸੁ ਪਾਲ ਤਬੈ ਰਿਸ ਆਪਹਿ ਆਯੋ। 
ਆਇ ਕੈ ਸ੍ਯਾਮ ਸੋ ਐਸੋ ਕਹਿਓ ਨ ਜਰਾਸੈਧਿ ਹਉ ਜੋਊ ਤੋਹਿ ਭਗਾਯੋ। 
ਯੌ _ਬਤੀਯਾ ਕਹਿ ਕੈ ਕਸ ਕੈ ਧਨੁ ਕਾਨ ਪੁਮਾਨ ਲਉ ਬਾਨ _ਚਲਾਯੋ। 
ਮਾਨਹੁ ਕ੍ਰੋਧ ਸਭੈ ਤਿਹ ਕੋ ਸੁ ਪ੍ਰਤਛ ਹੈ ਸ੍ਯਾਮ ਕੇ ਊਪਰ ਧਾਯੋ। ੧੯੯੬। 


ਦੰਹਰਾ 
ਸੋ ਸਰ ਆਵਤ ਦੇਖ ਕੈ ਕੂੁਧਤ ਹੁਇ ਬ੍ਰਿਜ ਨਾਥ। 
ਕਟਿ ਮਾਰਗ ਭੀਤਰ ਦਯੋ ਏਕ _ਬਾਨ ਕੇ ਸਾਥ। ੧੯੯੭। 
ਹਵੀਯਾਂ 
ਸਰ ਕਾਟਿ ਕੈ ਸ੍ਯੰਦਨ ਕਾਟਿ ਦਯੋ ਅਰੁ ਸੂਤ ਕੋ ਸੀਸ ਦਯੋ ਕਟਿ _ਕੈ। 
ਅਰੁ ਚਾਰੋਂ ਹੀ _ਅਸੂਨ ਸੀਸ ਕਟੇ ਬਹੁ ਢਾਲਨ ਕੇ ਤਬ ਹੀ ਝਟਿ ਕੈ। 
ਫਿਰਿ ਦਉਰਿ ਚਪੇਟ ਚਟਾਕ ਹਨਿਓ ਗਿਰ ਗਯੋ ਜਬ ਚੋਟ ਲਗੀ ਭਟਿ ਕੈ। 
ਤੁਮ ਹੀ ਨ ਕਹੋਂ ਭਟ ਕਉਨ ਬੀਯੋ ਜਗ ਮੈ ਜੋਊ ਸ੍ਯਾਮ ਜੂ ਸੋ _ਅਟਕੈ। ੧੯੯੮। 


ਚਿਤ ਸੈ ਜਿਨ ਧਿਆਨ ਧਰਿਯੋ ਹਿਤ ਕੈ ਸੋਊ ਸ੍ਰੀ ਪਤਿ ਲੋਕਹਿ ਕੋ ਸਟਿਕਿਯੋ। 
ਪਗ _ਰੋਪ ਜੋਊ ਅਟਕਿਯੋ ਪ੍ਰਭੂ ਸੋ ਕਬਿ ਸਯਾਮ ਕਹੈ ਪਲ ਸੋਨ ਟਿਕਿਯੋ। 

ਅਟਕਿਯੋ ਜੋਊ ਪ੍ਰੇਮ ਸੋ_ਬੇਧ ਕੈ ਲੋਕ ਚਲਿਯੋ ਤਿਹ ਕਉ ਨ ਕਿਨ ਹੀ ਹਟਕਿਯੋ। 
ਜਿਹ ਨੈਕੁ ਬਿਰੋਧ ਹੀਯੋ _ਸਟਕਿਯੋ ਨਰ ਸੋ ਸਭ ਹੀ_ਭੂਅ ਮੋ _ਪਟਕਿਯੋ। ੧੯੯੯। 


ਫਉਜ _ਬਿਦਾਰ _ਘਨੀ _ਬ੍ਰਿਜਨਾਥ _ਬਿਮੁੱਛਤ ਕੈ _ਸਿਸੁਪਾਲ ਗਿਰਾਯੋ। 
ਅਉਰ _ਜਿਤੋ _ਦਲੁ ਠਾਢੋ _ਹੁਤੋ ਸੋਊ ਦੇਖਿ ਦਸਾ ਕਰਿ ਤ੍ਰਾਸ ਪਰਾਯੋ। 
ਫੇਰਿ ਰਹੇ ਤਿਨ ਕੋ ਬਹੁ ਬਾਰਿ ਕੋਊ ਫਿਰਿ ਜੁਧ ਕੇ ਕਾਜ ਨ ਆਯੋ। 
ਤਉ ਰੁਕਮੀ ਦਲ ਲੈ ਬਹੁਤੋ ਸੈਗਿ ਆਪਨੇ ਆਪ ਹੀ ਜੁਧ ਕੋ_ਧਾਯੋ। ੨000। 


ਕ੍ਰਿਸਨਾਵਤਾਰ ੬੩੭ 


ਹੋਏ ਅਤੇ ਬਹੁਤ ਕ੍ਰੋਧਿਤ ਹੋਕੇ ਸੂਰਮਿਆਂ ਨੇ (ਹੌਲਾ _ਕਰ _ਦਿੱਤਾ ਹੈ)। _ਬਹੁਤ _ਸਾਰੀਆਂ 
ਭੇਰੀਆਂ, _ਸ਼ਹਿਨਾਈਆਂ, _ਰਣਸਿੰਗੇ, ਨਗਾਰੇ _ਅਤੇ _ਛੈਣੇ ਵਜਾਉਂਦੇ ਹੋਏ (ਆ ਗਏ ਹਨ)। 
ਸਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਛਿਣ ਭਰ ਵਿਚ ਉਨ੍ਹਾਂ ਨੂੰ ਯਮਲੋਕ ਭੇਜ ਦਿੱਤਾ ਹੈ।੧੯੯੪। 


ਕਦੇ ਜ਼ਰਾ ਜਿੰਨੇ _ਵੀ ਪਿਛੇ _ਨਹੀਂ ਹਟੇ ਸਨ, _ਉਹ 
ਕਰੋਧਵਾਨ ਹੋ ਕੇ ਉਸ ਦੇ ਸਾਹਮਣੇ ਆਏ _ਹਨ। _ਬਕਰੇ _ਬੁਲਾ ਕੇ ਅਤੇ ਨਗਾਰੇ ਵਜਾ ਕੇ 
ਸਾਵਣ ਦੇ _ਬਦਲਾਂ ਵਾਂਗ ਗਰਜ _ਰਹੇ _ਹਨ। ਸ੍ਰੀ ਕ੍ਰਿਸ਼ਨ ਦੇ _ਬਾਣਾਂ ਦੇ ਛੁਟਦਿਆਂ ਹੀ (ਉਹ) 
ਇਕ ਪਲ _ਲਈ ਵੀ ਉਥੇ ਠਹਿਰ ਨਹੀਂ ਸਕੇ _ਹਨ। _ਕਈ ਬਲਵਾਨ _ਸੂਰਮੇ _(ਉਥੇ) ਪਏ 
ਹੋਏ ਕਰਾਹ _ਰਹੇ _ਹਨ ਅਤੇ _ਕਈ ਇਕ _ਯਮਲੋਕ _ਨੂੰ _ਚਲੇ _ਗਏ _ਹਨ।੧੯੯੫। 
(ਆਪਣੀ) ਸੈਨਾ ਦੀ ਅਜਿਹੀ ਦਸ਼ਾ ਵੇਖ ਕੇ ਸ਼ਿਸ਼ੁਪਾਲ ਕ੍ਰੋਧਿਤ ਹੋ ਕੇ ਖੁਦ (ਯੁੱਧ 
ਕਰਨ ਲਈ) _ਨਿਤਰ ਆਇਆ। (ਉਸ ਨੇ) ਆ ਕੇ ਸਰੀ ਕ੍ਰਿਸ਼ਨ ਨੂੰ ਇੰਜ ਕਿਹਾ-- ਮੈਂ 
ਜਰਾਸੈਧ ਨਹੀਂ, ਜਿਸ ਨੂੰ ਤੂੰ _ਭਜਾਇਆ ਸੀ। ਇਸ ਤਰ੍ਹਾਂ ਗੱਲ ਕਹਿ ਕੇ ਧਨੁਸ਼ ਕਸ ਕੇ 
ਮੰ ਕੇ ਬਾਣ ਚਲਾ ਦਿੱਤਾ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਦਾ ਸਾਰਾ 
ਕੇ ਸੂਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ ਹੋਵੇ।੧੯੯੬। 


ਚ 


ਕ੍ਰਿਸ਼ਨ) ਦੇ ਪ੍ਰੇਮ ਨਾਲ ਜੁੜਿਆ ਹੈ, ਉਹ ਤਿੰਨ ਲੋਕਾਂ ਨੂੰ ਵਿੰਨ੍ਹ ਕੇ (ਨਿਕਲ ਗਿਆ ਹੈ) 


ਪਰ ਉਸ ਨੂੰ ਕਿਸੇ ਨੇ ਵੀ ਨਹੀਂ ਰੋਕਿਆ। ਜਿਨ੍ਹਾਂ ਨੇ ਹਿਰਦੇ ਵਿਚ ਜ਼ਰਾ ਜਿੰਨਾ ਵੀ ਵਿਰੋਧ 
ਕੀਤਾ, ਉਨ੍ਹਾਂ ਸਾਰਿਆਂ ਪੁਰਸ਼ਾਂ _ਨੂੰ (ਕ੍ਰਿਸ਼ਨ ਨੇ) ਧਰਤੀ _ਉਤੇ _ਪਟਕ _ਦਿੱਤਾ _ਹੈ।੧੯੯੯। 
ਸ੍ਰੀ ਕ੍ਰਿਸ਼ਨ ਨੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਅਤੇ ਸ਼ਿਸ਼ੁਪਾਲ ਨੂੰ ਵੀ ਬੇਸੁਧ 
ਹੋਰ _ਵੀ ਜਿਤਨੀ ਸੈਨਾ _ਖੜੋਤੀ ਸੀ, ਉਹ (ਉਥੋਂ ਦੀ) ਦਸ਼ਾ ਨੂੰ 

ਨੂੰ (ਸੈਨਾ-ਨਾਇਕ) ਬਹੁਤ ਵਾਰ ਮੋੜ ਹਟੇ, (ਪਰ) 

ਕਾਰਜ ਲਈ ਨਹੀਂ ਆਇਆ। ਤਦ (ਰੁਕਮਨੀ ਦਾ ਭਰਾ) ਰੁਕਮੀ 
ਲੈ ਕੇ ਖੁਦ ਹੀ ਯੁੱਧ ਲਈ ਤੁਰ ਪਿਆ।੨000। 


੬੩੮ 


ਸੀ _ਦਸਮ-ਗ੍ਰੰਥ _ਸਾਹਿਬ 


ਬੀਰ ਬਡੇ ਇਹ ਕੀ ਦਿਸ ਕੇ ਰਿਸ ਸੋ ਜਦੁਬੀਰ ਕਉ ਮਾਰਨ ਧਾਏ। 
ਜਾਤ ਕਹਾ ਫਿਰਿ ਸ੍ਯਾਮ ਲਰੋ ਹਮ ਸੋ ਸਭ ਹੀ ਇਹ ਭਾਤਿ ਬੁਲਾਏ। 
ਤੇ ਬ੍ਰਿਜ ਨਾਥ ਹਨੇ ਸਭ ਹੀ ਕਹਿ ਕੈ ਉਪਮਾ ਕਬਿ ਸ੍ਯਾਮ ਸੁਨਾਏ। 
ਮਾਨਹੁ ਹੇਰਿ ਪਤੰਗ ਦੀਆ ਕਹੂ ਟੂਟਿ ਪਰੇ ਫਿਰਿ ਜੀਤ ਨ ਆਏ। ੨00੧। 


ਜਬ ਸੈਨ ਹਨਿਯੋ ਘਨ ਸ੍ਯਾਮ ਸਭੈ ਰੁਕਮੀ ਕੁਪ ਕੈ ਤਬ ਐਸੇ ਕਹਿਓ। 

ਜਬ ਗੂਜਰ ਹੂ ਧਨ ਬਾਨ _ਗਹਿਯੋ ਛਤ੍ਰਾਪਨ ਛਤ੍ਰਿਨ ਤੇ ਤੋ ਰਹਿਓ। 

ਜਿਮ ਬੋਲਤ ਥੋ_ਬਧ ਕੈ ਸਰ ਸ੍ਯਾਮ ਬਿਮੁੰਛਤ ਕੈ ਸੁ ਸਿਖਾ ਤੇ ਗਹਿਓ। 

ਗਹਿ ਕੈ ਤਿਹ ਮੂੰਡ ਕੋ ਮੂੰਡ ਦਯੋ ਉਪਹਾਸ ਕੈ ਜਿਉ ਚਿਤ ਬੀਚ ਚਹਿਓ। ੨00੨। 


ਦੱਹਾਰਾ” 
ਭਰਤ ਦਸਾਂ ਪਿਖਿ ਰੁਕਮਿਨੀ ਪ੍ਰਭ ਜੂ ਕੇ ਗਹਿ ਪਾਇ। 
ਅਨਿਕ _ਭਾਤਿ ਸੋ ਸ੍ਯਾਮ ਕਬਿ ਭ੍ਰਾਤ ਲਯੋ _ਛੁਟਕਾਇ। ੨00੩। 


ਹਾਵੀਯ” 
ਜੋਊ ਤਾਹਿ ਸਹਾਇ ਕਉ ਆਵਤ ਭੇ ਸੁ ਹਨੇ ਸਭ ਹੀ ਚਿਤ ਮੈ ਚਹਿ ਕੈ। 
ਜੋਊ ਸੂਰ ਹਨਿਯੋ ਨ _ਹਨਿਯੋ ਛਲ ਸੋ_ਅਰੇ ਮਾਰਤ ਹਉ ਤੁਹਿ ਯੌ ਕਹਿ ਕੈ। 
ਬਹੁ ਭੂਪ ਹਨੇ ਗਜਬਾਜ ਰਥੀ ਸਰਤਾ ਸ਼ਹੁ ਸ੍ਰੋਨ ਚਲੀ ਬਹਿ _ਕੈ। 
ਫਿਰਿ ਤ੍ਰੀਯ ਕੋ ਕਹੇ ਪੀਯ ਛੋਡ ਦਯੋ _ਰੁਕਮੀ ਰਨਿ ਜੀਤਿ ਭਲੇ ਗਹਿ ਕੈ। ੨00੪। 


ਤਉ ਲਉ ਗਦਾ ਗਹਿ ਕੈ ਬਲਿਭਦੁ ਪਰਿਓ ਤਿਨ ਮੈ ਚਿਤਿ ਰੋਸ ਬਢਾਯੋ। 
ਸਤ੍ਨ ਸੈਨ _ਭਜਿਯੋ ਜੋਊ ਜਾਤ ਹੋ_ ਸ੍ਯਾਮ ਭਨੈ ਸਭ _ਕਉਂ ਮਿਲਿ ਘਾਯੋ। 
ਘਾਇ ਕੈ ਸੈਨ ਭਲੀ ਬਿਧਿ ਸੋ ਫਿਰਿ ਕੇ ਬ੍ਰਿਜ ਨਾਇਕ ਕੀ ਢਿਗ ਆਯੋ। 
ਸੀਸ ਮੁੰਡਿਓ ਰੁਕਮੀ ਕੋ ਸੁਨਿਯੋ ਜਬ ਤੋ ਹਰਿ ਸਿਉ ਇਹ ਬੈਨ ਸੁਨਾਯੋ। ੨00੫। 


ਬਲਭਦ੍ਹਾ ਬਾਜ਼ ਕਾਨੂ` ਲੂ ਨੈ 
ਦੱਹਾਰਾ 
ਭਾਾਤ ਤ੍ਰੀਆ ਕੋ ਰਨ ਬਿਖੈ ਕਾਨ੍ਹ ਜੀਤ ਜੋ _ਲੀਨ। 
ਸੀਸ ਮੂੰਡ ਤਾ ਕੋ ਦਯੋ _ਕਹਿਯੋ ਕਾਜ ਘਟ _ਕੀਨ। ੨00੬। 


ਕ੍ਰਿਸਨਾਵਤਾਰ ੬੩੯ 

ਇਸ ਦੇ ਪਾਸੇ ਦੇ ਬਹੁਤ ਬਲਵਾਨ ਸੂਰਮੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਮਾਰਨ 
ਲਈ _ਦੌੜੇ। _ਸਾਰੇ _ਇਸ ਤਰ੍ਹਾਂ ਕਹਿਣ _ਲਗੇ--ਹੇ ਕ੍ਰਿਸ਼ਨ! ਜਾਂਦੇ _ਕਿਥੇ _ਹੋ, _ਸਾਡੇ _ਨਾਲ 
ਲੜਾਈ _ਕਰੋਂ। ਉਨ੍ਹਾਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ। ਉਸ _ਦੀ ਉਪਮਾ _ਕਵੀ 
ਸ਼ਿਆਮ _ਕਹਿ ਕੇ ਸੁਣਾਉਂਦੇ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਪਤੌਗੇ ਦੀਪਕ ਨੂੰ ਵੇਖ 
ਕੇ (ਉਸ ਉਪਰ) ਟੁਟ ਕੇ ਧੈ ਗਏ ਹੋਣ ਅਤੇ ਫਿਰ ਜੀਉਂਦੇ ਨ ਮੁੜੇ _ਹੋਣ।੨00੧। 
ਜਦ ਸੂਰੀ ਕ੍ਰਿਸ਼ਨ ਨੇ ਸਾਰੀ ਸੈਨਾ ਨੂੰ ਮਾਰ ਸੁਟਿਆ ਤਦ ਰੁਕਮੀ ਨੇ ਕ੍ਰੋਧਵਾਨ ਹੋ 


ਕੇ _ਇਸ ਤਰ੍ਹਾਂ _ਕਿਹਾ--ਜਦ _ਗਵਾਲਾ ਹੋ ਕੇ 
ਛਤ੍ਹੀਆਂ ਤੋਂ _ਛਤ੍ਰੀਪਨ ਜਾਂਦਾ _ਰਿਹਾ। ਜਿਉਂ ਹੀ (ਉਹ) ਬੋਲ ਰਿਹਾ ਸੀ, ਸ੍ਰੀ ਕ੍ਰਿਸ਼ਨ ਨੇ 
ਕੇ ਸਿਰ ਮੁੰਨ ਦਿੱਤਾ ਅਤੇ ਜਿਵੇ ਚਿਤ ਵਿਚ ਆਇਆ (ਉਸ ਨਾਲ) ਮਖੌਲ 
ਕਾੀਤਾ।੨00੨। 
ਦੰਹਰਾ 

ਭਰਾ ਦੀ ਹਾਲਤ ਵੇਖ ਕੇ _ਰੁਕਮਨੀ ਨੇ ਸ੍ਰੀ ਕ੍ਰਿਸ਼ਨ ਦੇ ਪੈਰ ਪਕੜ _ਲਏ ਅਤੇ 
ਕਵੀ _ਸ਼ਿਆਮ _(ਕਹਿੰਦੇ ਹਨ), _ਅਨੇਕ ਤਰ੍ਹਾਂ _(ਦੀਆਂ ਬੇਨਤੀਆਂ ਕਰ _ਕੇ) ਭਰਾ ਨੂੰ ਮੁਕਤ 
ਕਰਾ ਲਿਆ।੨00੩। 


ਰਾ” 
। 


ਮਾਵੀਯ” 

ਜੋ ਵੀ ਉਸ ਦੀ ਸਹਾਇਤਾ ਲਈ ਆਇਆ, ਉਨ੍ਹਾਂ ਸਾਰਿਆਂ ਨੂੰ (ਸ੍ਰੀ ਕ੍ਰਿਸ਼ਨ ਨੇ) 
ਮਨ ਮਰਜ਼ੀ ਨਾਲ _ਮਾਰ _ਸੁਟਿਆ। ਜੋ ਯੁੱਧ-ਵੀਰ ਮਾਰੇ _ਹਨ, ਉਨ੍ਹਾਂ `ਨੂੰ ਛਲ _ਨਾਲ ਨਹੀਂ 
ਮਾਰਿਆ ਸਗੋ “ਓਇ ਤੈਨੂੰ ਮਾਰਦਾ ਹਾਂ”--ਇਹ ਕਹਿ ਕੇ ਮਾਰਿਆ ਹੈ। ਬਹੁਤ ਸਾਰੇ ਰਾਜੇ, 
ਹਾਥੀ, ਘੋੜੇ, _ਰਥਾਂ ਵਾਲੇ _ਮਾਰ _ਦਿੱਤੇ _ਅਤੇ _(ਉਥੇ) ਲਹੂ ਦੀਆਂ _ਬਹੁਤ ਨਦੀਆਂ _ਵਗ 
ਤੁਰੀਆਂ। _ਫਿਰ ਇਸਤਰੀ (ਰੁਕਮਨੀ) ਦੇ ਕਹੇ ਤੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਨੇ _ਰੁਕਮੀ ਨੂੰ ਚੰਗੀ 
ਤਰ੍ਹਾਂ _ਜਿਤ _ਕੇ ਅਤੇ ਪਕੜ _ਕੇ _ ਛਡ _ਦਿੱਤਾ।੨00੪। 

ਇਤਨੇ ਤਕ _ਬਲਰਾਮ _ਗਦਾ ਪਕੜ ਕੇ ਅਤੇ ਮਨ ਵਿਚ ਰੋਸ ਵਧਾ ਕੇ ਉਨ੍ਹਾਂ ਵਿਚ 
ਜਾ _ਧਸਿਆ। (ਕਵੀ) ਸ਼ਿਆਮ ਕਹਿੰਦੇ ਹਨ, ਵੈਰੀ ਦੀ ਸੈਨਾ ਦਾ ਜੋ ਕੋਈ ਭਜਿਆ ਜਾਂਦਾ 
ਸੀ, ਉਨ੍ਹਾਂ ਸਾਰਿਆ ਨੂੰ ਮਿਲ ਕੇ ਮਾਰ ਦਿੱਤਾ। ਚੰਗੀ ਤਰ੍ਹਾਂ ਸੈਨਾ ਨੂੰ ਮਾਰ ਕੇ ਫਿਰ ਉਹ 
ਸੀ ਕ੍ਰਿਸ਼ਨ ਕੋਲ ਹੀ ਆ ਗਿਆ। ਜਦ (ਉਸ ਨੇ) ਰੁਕਮੀ ਦਾ ਸਿਰ ਮੁੰਨਿਆ ਗਿਆ 


ਸੁਣਿਆ, ਤਾਂ ਸ੍ਰੀ ਕ੍ਰਿਸ਼ਨ ਨੂੰ ਇਹ _ ਬਚਨ _ ਸੁਣਾਏ।੨00੫। 
ਕਲਰਾਆ ਨੰ _/ਕਹਾ-- 
ਦੰਹਰਾ 

ਹੈ ਕ੍ਰਿਸ਼ਨ! (ਤੁਸੀਂ) ਜੋ ਇਸਤਰੀ ਦੇ ਭਰਾ ਨੂੰ ਰਣ ਵਿਚ ਜਿਤ ਲਿਆ ਹੈ (ਇਹ 
ਚੰਗਾ ਕੀਤਾ ਹੈ), (ਪਰ ਜੋ ਤੁਸੀਂ) ਉਸ ਦਾ ਸਿਰ ਮੁੰਨ ਦਿੱਤਾ ਹੈ, (ਬਲਰਾਮ ਨੇ) ਕਿਹਾ 
ਇਹ ਮਾੜਾ _ਕੰਮ _ਕੀਤਾ _ਹੈ। _ ੨00੬। 


ਅਨਿ ਤੇ ਪੁਰ ਬਾਧਿ ਰਹੋ ਰੁਕਮੀ ਉਤ ਦ੍ਰਾਰਵਤੀ ਪ੍ਰਭ ਜੂ ਇਤ ਆਏ। 
ਆਇ ਹੈ ਕਾਨ੍ਹ ਜੂ ਜੀਤਿ ਤ੍ਰੀਆ ਸਭ ਯੌ ਸੁਨਿ ਕੈ ਜਨ ਦੇਖਨ ਧਾਏ। 
ਬ੍ਯਾਹ ਕੇ ਕਾਜ ਕਉ ਜੇ ਥੇ ਦਿਜੋਤਮ ਤੇ ਸਭ ਹੀ ਮਿਲਿ ਕੈ ਸੁ ਬੁਲਾਏ। 
ਅਉਰ _ਜਿਤੋ ਬਲਵੰਤ ਬਡੇ ਕਬਿ ਸ੍ਯਾਮ ਕਹੈ ਸਭ ਬੋਲਿ ਪਠਾਏ। ੨00੭। 


ਕਾਨ੍ਹ ਕੋ _ਬ੍ਯਾਹ ਸੁਨਿਯੋ ਪੁਰ ਨਾਰਿਨ ਆਵਤ _ਭੀ ਸਭ ਹੀ ਮਿਲ _ਗਾਵਤ। 
ਨਾਚਤ _ਡੋਲਤ _ਭਾਤਿ ਭਲੀ ਕਬਿ ਸਯਾਮ _ਭਨੈ ਮਿਲਿ ਤਾਲ _ਬਜਾਵਤ। 
ਆਪਸਿ ਮੈ ਮਿਲਿ ਕੈ ਤਰੂਨੀ ਸਭ _ਖੇਲਨ ਕਉ ਅਤਿ ਹੀ ਠਟ ਪਾਵਤ। 
ਅਉਰ ਕੀ ਬਾਤ ਕਹਾ ਕਹੀਐ ਪਿਖਿਬੇ ਕਹੁ ਦੇਵ ਬਧੂ ਮਿਲਿ ਆਵਤ। ੨00੮। 


ਸੁੰਦਰਿ ਨਾਰਿ ਨਿਹਾਰਨ ਕਉ ਤਜਿ ਕੈ ਗ੍ਰਿਹ ਜੋ ਇਹ ਕਉਤੁਕ ਆਵੈ। 
ਨਾਚਤ _ਕੂਦਤ _ਭਾਤਿ ਭਲੀ ਗ੍ਰਿਹ ਕੀ ਸੁਧਿ ਅਉਰ ਸਭੈ _ਬ਼ਿਸਰਾਵੈ। 

ਦੇਖ ਕੈ ਬ੍ਯਾਹਹਿ ਕੀ ਰਚਨਾ ਸਭ ਹੀ ਅਪਨੋ ਮਨ ਮੈ ਸੁਖੁ ਪਾਵੈ। 

ਐਸੇ ਕਹੈ ਬਲਿ ਜਾਹਿ ਸਭੈ ਜਬ ਕਾਨ੍ਹ ਕਉ ਦੇਖਿ ਸਭੈ ਲਲਚਾਵੈ। ੨00੯। 


ਜਬ ਕਾਨ੍ਹ ਕੇ ਬ੍ਯਾਹ ਕਉ ਬੇਦੀ ਰਚੀ ਪੁਰ ਨਾਰਿ ਸਭੈ ਮਿਲ ਮੰਗਲ ਗਾਯੋ। 
ਨਾਚਤ ਭੇ _ਨਟੂਆ ਤਿਹ ਠਉਰ _ਮਿਦੰਗਨ ਤਾਲ ਭਲੀ ਬਿਧਿ ਦ੍ਯਾਯੋ। 
ਕੋਟਿ ਕਤੂਹਲ ਹੋਤ ਭਏ ਅਰੁ _ਬੇਸਿਯਨ ਕੋ ਕਛੁ ਅੰਤ ਨ ਆਯੋ। 

ਜੋ ਇਹ ਕਉਤੁਕ ਦੇਖਨ ਕਉ ਚਲਿ ਆਯੋ ਹੁਤੋ ਸਭ ਹੀ ਸੁਖੁ ਪਾਯੋ। ੨0੧0। 


ਏਕ _ਬਜਾਵਤ ਬੇਨੁ ਸਖੀ ਇਕ _ਹਾਥਿ ਲੀਏ ਸਖੀ ਤਾਲ _ਬਜਾਵੈ। 
ਨਾਚਤ ਏਕ ਭਲੀ ਬਿਧਿ ਸੁੰਦਰਿ ਸੁੰਦਰਿ ਏਕ ਭਲੀ ਬਿਧਿ ਗਾਵੈ। 
ਝਾਜਰ ਏਕ ਮਿਿਦੰਗ ਕੇ _ਬਾਜਤ ਆਏ ਭਲੇ ਇਕ ਹਾਵ ਦਿਖਾਵੈ। 
ਭਾਇ ਕਰੈ ਇਕ ਆਇ ਤਬੈ ਚਿਤ ਕੇ ਰਨਿਵਾਰਨ ਮੋਦ _ਬਢਾਵੈ। ੨0੧੧। 


ਬਾਰੁਨੀ ਕੇ ਰਸ ਸੰਗ ਛਕੇ ਜਹ ਬੈਠੇ ਹੈ ਕ੍ਰਿਸਨ ਹੁਲਾਸ ਬਢੈ ਕੈ । 
ਕੰਕਮ ਰੋਗ _ਰੈਗੇ ਪਟਵਾ ਭਟਵਾ ਅਪਨੇ ਅਤਿ ਆਨੰਦ ਕੈ _ਕੈ। 
ਮੌੰਗਨ ਲੋਗਨ ਦੇਤ ਘਨੋ ਧਨ ਸ੍ਯਾਮ _ਭਨੈ ਅਤਿ ਹੀ ਨਚਵੈ ਕੈ। 
ਰੀਝਿ ਰਹੇ ਮਨ ਮੈ ਸਭ ਹੀ ਫੁਨਿ ਸ੍ਰੀ ਜਦੁਬੀਰ ਕੀ ਓਰਿ ਚਿਤੈ ਕੈ। ੨0੧੨। 


ਕ੍ਰਿਸਨਾਵਤਾਰ ੬੪੧ 


ਮਾਵੀਲ” 

ਉਧਰ _ਰੁਕਮੀ (ਉਥੋਂ) ਆ ਕੇ ਅਤੇ (ਇਕ ਨਵਾਂ) ਨਗਰ ਉਸਾਰ ਕੇ ( 
ਜਾ) ਰਿਹਾ ਅਤੇ ਇਧਰ ਸ੍ਰੀ ਕ੍ਰਿਸ਼ਨ _(ਰੁਕਮਨੀ ਸਹਿਤ) _ਦੁਆਰਿਕਾ ਨਗਰੀ 
ਗਏ। 'ਕ੍ਰਿਸ਼ਨ ਜੀ ਇਸਤਰੀ ਨੂੰ ਜਿਤ ਕੇ ਲਿਆਏ ਹਨ'-- ਇਹ ਸੁਣ ਕੇ ਸਾਰੇ 
ਨੂੰ) ਵੇਖਣ ਲਈ ਆ ਗਏ। ਵਿਆਹ ਦੇ ਕਾਰਜ (ਨੂੰ ਪੂਰਾ ਕਰਨ ਲਈ) ਜੋ 
ਬ੍ਰਾਹਮਣ ਸਨ, ਉਨ੍ਹਾਂ ਸਾਰਿਆਂ ਨੂੰ ਹੀ ਇੱਕਠਿਆਂ ਬੁਲਾ _ਲਿਆ। ਕਵੀ ਸ਼ਿਆਮ ਕਹਿੰਦੇ ਹਨ, 
ਹੋਰ ਵੀ ਜਿਤਨੇ ਵੱਡੇ ਵੱਡੇ ਬਲਵਾਨ ਸਨ, (ਉਨ੍ਹਾਂ) ਸਭ _ਨੂੰ ਬੁਲਾ _ਲਿਆ।੨007। 


(ਦੁਆਰਿਕਾ) _ ਨਗਰੀ _ ਦੀਆਂ _ ਨਾਰੀਆਂ _ਨੇ _ (ਜਦ) ਕ੍ਰਿਸ਼ਨ ਦਾ ਵਿਆਹ ਹੋਣਾ 
ਸੁਣਿਆ (ਤਾਂ) ਸਾਰੀਆਂ _ਹੀ ਮਿਲ ਕੇ ਗਾਉਂਦੀਆਂ ਹੋਈਆਂ ਆ _ਗਈਆਂ। ਕਵੀ ਸ਼ਿਆਮ 
ਕਹਿੰਦੇ ਹਨ, _(ਸਾਰੀਆਂ) ਚੰਗੀ ਤਰ੍ਹਾਂ _ਨਚਦੀਆਂ ਫਿਰਦੀਆਂ _ਹਨ ਅਤੇ ਇਕੱਠੀਆਂ ਹੋ ਕੇ 
ਤਾੜੀਆਂ _ ਵਜਾਉਂਦੀਆਂ _ਹਨ। _ ਸਾਰੀਆਂ _ ਮੁਟਿਆਰਾਂ ਆਪਸ _ ਵਿਚ _ਮਿਲ _ਕੇ _ਖੇਡਦੀਆਂ 
ਹੋਈਆਂ ਸ਼ੋਭਾ ਪਾ ਰਹੀਆਂ _ਹਨ। ਹੋਰਾਂ ਦੀ ਗੱਲ ਕੀ ਕਰੀਏ, (ਉਸ ਦ੍ਰਿਸ਼ ਨੂੰ) ਵੇਖਣ ਲਈ 
ਦੇਵਤਿਆਂ _ ਦੀਆਂ _ ਇਸਤਰੀਆਂ _ਵੀ _ ਇਕੱਠੀਆਂ _ਹੋ__ਕੇ ਆਉਣ _ ਲਗੀਆਂ _ ਹਨ।੨00੮। 

ਸੁੰਦਰ ਇਸਤਰੀ (ਰੁਕਮਨੀ) ਨੂੰ ਵੇਖਣ ਲਈ ਆਪਣੇ ਘਰਾਂ ਨੂੰ ਛਡ ਕੇ ਜੋ ਇਸ 
ਮੌਜ-ਮੇਲੇ ਵਿਚ ਆਉਂਦੀਆਂ _ਹਨ, (ਉਹ ਸਾਰੀਆਂ) _ਚੌਗੀ ਤਰ੍ਹਾਂ _ਨਾਲ _ਨਚਦਿਆਂ _ਕੁੱਦਦਿਆਂ 
ਹੋਇਆਂ ਘਰਾਂ _ਦੀ _ਹੋਰ _ਸਭ ਸੁਰਤ ਭੁਲਾ ਦਿੰਦੀਆਂ ਹਨ। ਵਿਆਹ ਦੀ ਰੌਣਕ ਵੇਖ ਕੇ 
ਸਾਰੀਆਂ (ਇਸਤਰੀਆਂ) _ਮਨ _ ਵਿਚ _ਬਹੁਤ _ਆਨੰਦਿਤ _ ਹੁੰਦੀਆਂ _ਹਨ। _ਸਾਰੀਆਂ _ਇਸ ਤਰ੍ਹਾਂ 
ਕਹਿੰਦੀਆਂ _ਹਨ-- ਕ੍ਰਿਸ਼ਨ ਤੋਂ _ਵਾਰਨੇ ਜਾਈਏ। ਜਦੋਂ ਸ੍ਰੀ ਕ੍ਰਿਸ਼ਨ ਨੂੰ _ਵੇਖਦੀਆਂ ਹਨ (ਤਾਂ) 
ਸਾਰੀਆਂ _(ਦਾ _ਮਨ _ ਉਸ ਲਈ) _ਲਲਚਾਉਣ _ ਲਗ _ ਜਾਂਦਾ _ਹੈ। _ (ਅਰਥਾਤ _ਮੋਹਿਤ ਹੋ 
ਜਾਂਦੀਆਂ ਹਨ)।੨00੯। 


ਜਦ ਸ੍ਰੀ ਕ੍ਰਿਸ਼ਨ ਦੇ ਵਿਆਹ ਦੀ ਵੇਦੀ ਰਚੀ ਗਈ (ਤਦ) ਨਗਰ _ਦੀਆਂ ਸਾਰੀਆਂ 
ਇਸਤਰੀਆਂ ਨੇ _ਮਿਲ ਕੇ _ਮੌਗਲ-ਮਈ (ਗੀਤ) _ਗਾਏ। ਉਸ ਥਾਂ ਤੇ ਨਟ ਨਚਣ ਲਗੇ 
(ਜਿਨ੍ਹਾਂ ਨਾਲ) _ਮ੍ਰਿਦੰਗਾਂ ਦਾ _ਤਾਲ ਚੰਗੀ ਤਰ੍ਹਾਂ ਦਿੱਤਾ ਜਾ _ਰਿਹਾ _ਸੀ। ਕਰੋੜਾਂ ਤਰ੍ਹਾਂ _ਦੇ 
ਕੌਤਕ ਹੋਣ ਲਗੇ ਅਤੇ ਵੇਸ਼ਵਾਵਾਂ ਦਾ ਕੁਝ ਅੰਤ ਨਹੀਂ ਸੀ ਪਾਇਆ ਜਾ ਰਿਹਾ। ਜੋ ਵੀ 
ਇਸ ਕੌਤਕ ਨੂੰ ਵੇਖਣ ਲਈ ਚਲ ਕੇ ਆਇਆ, (ਉਨ੍ਹਾਂ) ਸਾਰਿਆਂ ਨੇ ਬਹੁਤ ਸੁਖ ਪ੍ਰਾਪਤ 
ਕੀਤਾ।੨0੧0। 


ਇਕ _ਸਖੀ _ਬੀਣਾ _ਵਜਾਉਂਦੀ ਹੈ ਅਤੇ _ਇਕ _ਹੱਥ _ਵਿਚ _ਖੜਤਾਲ _ਵਜਾ ਰਹੀ 
ਹੈ। ਇਕ ਸੁੰਦਰੀ _ਚੋਗੀ ਤਰ੍ਹਾਂ _ਨਚ _ਰਹੀ ਹੈ ਅਤੇ _ਇਕ ਸੁੰਦਰੀ ਚੰਗੀ ਤਰ੍ਹਾਂ ਗਾ _ਰਹੀ 
ਹੈ। ਇਕ (ਇਸਤਰੀ) _ਝਾਂਝਰ ਅਤੇ ਇਕ _ਮਿਦੰਗ ਵਜਾਉਂਦੀ ਹੈ ਅਤੇ ਇਕ ਆ ਕੇ ਬੜੇ 
ਚੋਗੇ _ਹਾਵ _ਵਿਖਾਉਂਦੀ ਹੈ। _ਤਦ ਇਕ (ਇਸਤਰੀ) ਆ ਕੇ ਭਾਵ (ਪ੍ਰਗਟ) ਕਰਦੀ ਹੈ 
ਅਤੇ _ (ਸਾਰਿਆਂ) _ਰਨਵਾਸ _ਵਾਲਿਆਂ _ਦੇ ਚਿਤ _ਦਾ ਆਨੰਦ _ਵਧਾਉਂਦੀ _ਹੈ।੨0੧੧। 

ਸ਼ਰਾਬ ਦੇ ਨਸ਼ੇ ਵਿਚ ਮਸਤ ਹੋਕੇ, ਜਿਥੇ ਕ੍ਰਿਸ਼ਨ ਆਨੰਦ ਨੂੰ ਵਧਾ ਕੇ ਬੈਠੇ ਸਨ, 
(ਉਥੇ _ਸਾਰਿਆਂ ਦੇ) ਬਸਤ੍ਰ _ਕੇਸਰੀ _ਰੰਗ _ਵਿਚ _ਰੈਗੇ _ਹੋਏ ਸਨ ਅਤੇ ਸੂਰਮੇ ਆਪਣੇ _ਮਨ 
ਵਿਚ ਬਹੁਤ _ਆਨੰਦਿਤ ਹੋ ਰਹੇ _ਸਨ। _(ਕਵੀ) ਸ਼ਿਆਮ _ਕਹਿੰਦੇ ਹਨ, _ਮੌਗਣ ਵਾਲੇ ਲੋਕਾਂ 
ਤੋਂ ਬਹੁਤ ਨਾਚ ਕਰਵਾ ਕੇ ਬਹੁਤ ਧਨ ਦੇ ਰਹੇ ਹਨ। ਫਿਰ ਸਾਰੇ ਸ੍ਰੀ ਕ੍ਰਿਸ਼ਨ ਵਲ ਵੇਖੀ 
ਕੇ ਮਨ ਵਿਚ ਪ੍ਰਸੰਨ ਹੋ ਰਹੇ _ਹਨ। ੨0੧੨। 


ਉਸ 
ਵਿਚ 


੮ 


ਸੀ _ਦਸਮ-ਗ੍ੰਥ _ਸਾਹਿਬ 


ਬੇਦ ਕੇ ਬੀਚ ਲਿਖੀ ਬਿਧਿ ਜਿਉ ਜਦੁਬੀਰ ਬ੍ਯਾਹ _ਤਿਹੀ ਬਿਧਿ ਕੀਨੋ। 

ਜੋ ਰੁਕਮੀ ਤੇ ਭਲੀ ਬਿਧਿ ਕੈ ਰੁਕਮਿਨਹਿ ਕੋ _ਪੁਨਿ ਜੀਤ ਕੈ ਲੀਨੋ। 

ਜੀਤਹਿ ਕੀ ਬਤੀਆ ਸੁਨਿ ਕੈ ਅਤਿ ਭੀਤਰ ਮੋਦ ਬਢਿਓ ਪੁਰ ਤੀਨੋ। 
ਸ੍ਯਾਮ _ਭਨੈ ਇਹ ਕਉਤਕ ਕੈ ਸਭ ਹੀ ਜਦੁਬੀਰਨ ਕਉ ਸੁਖ ਦੀਨੋ। ੨0੧੩। 


ਸੁਖ ਮਾਨ ਕੈ ਮਾਇ ਪੀਯੋ ਜਲ ਵਾਰ ਕੈ ਅਉ ਦ੍ਰਿਜ ਲੋਕਨ ਦਾਨ ਦੀਓ ਹੈ। 
ਐਸੇ _ਕਹਿਯੋ ਸਭ ਹੀ ਭੂਅ ਕੋ ਸੁਖ ਆਜ ਸਭੈ ਹਮ ਲੂਟਿ ਲੀਓ ਹੈ। 

ਆਜ ਹੁਲਾਸ ਭਯੋ _ਸਜਨੀ ਉਮਗਿਓ ਨ ਰਹੈ ਕਹਿਓ ਮੋਰ ਹੀਓ ਹੈ। 

ਆਜ ਕੇ ਦਿਵਸ ਹੂੰ ਪੈ ਬਲਿ ਜਾਉ ਅਰੀ ਜਬ ਮੋ ਸੁਤ ਬ੍ਰਯਾਹ ਕੀਓ ਹੈ। ੨0੧੪। 


/ਇਤ ਨੀ _ਦਲਨ ਮਕੰਥੇ _ਲੰਚਤੂ _ਨਾਟਕੇ ,ਕੈਸਨਾਵਤਾਰੇ _ਰੁਕਨਨਾੰ 
ਹਰਨ /ਏੋਤ ਲੂਯਾਹ ਕਰਨ _ਲਰਨਨੰ_/ਨ#/ਇ _ਅਆਖਤੀ/ 
ਅਥ ਪ੍ਰ ਦੁਮਨ ਕਾ ਜਨਮ ਕਥਨੰ 
ਦੰਹਰਾ 
ਪੁਰੁਖ ਤ੍ਰੀਆ ਆਨੰਦ ਸੋ ਬਹੁ ਦਿਨ ਭਏ ਬਿਤੀਤ। 
ਗਰਭ ਭਯੋ ਤਬ _ਰੁਕਮਨੀ ਪੂਭ `ਤੇ ਪਰਮ _ਪੁਨੀਤ। ੨0੧੫। 


ਨੱਰਨਾ 
ਉਪਜਿਯੋ ਬਾਲਕ _ਬੀਰ _ਨਾਮ _ਧਰਿਯੋ ਤਿਹ _ਪਰਦੁਮਨ। 
ਮਹਾਰਥੀ ਰਨ ਧੀਰ ਸਭ ਜਾਨਤ ਹੈ ਜਗਤਿ _ਜਿਹ। ੨0੧੬। 


੭ਾਵੀਯ੍ਾ 
ਦਸ ਦਿਉਸ ਕੋ ਬਾਲਕ ਭਯੋ ਜਬ ਹੀ ਤਬ ਸੰਬਰ ਦੈਤ ਲੈ ਤਾਹਿ ਗਯੋ ਹੈ। 
ਸਿੰਧ ਕੇ ਭੀਤਰ ਡਾਰਿ ਦਯੋ ਇਕ ਮਛ _ਹੁਤੋ ਤਿਹ ਲੀਲ ਲਯੋ_ਹੈ। 
ਮਛ ਸੋਊ ਗਹਿ ਝੀਵਰਿ ਏਕੁ ਸੁ ਸੰਬਰ ਪੈ ਫਿਰਿ ਜਾਇ ਦਯੋ ਹੈ। 
ਭਛਨ ਕੋ ਫੁਨਿ ਤਾਹਿ ਰਸੋਇ ਮੈ ਭੇਜਿ ਦਯੋ ਸੁ ਉਲਾਸ ਕਯੋ_ਹੈ। ੨0੧੭। 


ਪੇਟ ਲਗੇ ਤਬ ਸੁੰਦਰ ਬਾਰਿਕ ਏਕ ਨਿਹਾਰਿਯੋ। 

ਸੁ ਤੀਆਂ ਕਰੁਨਾ ਰਸੁ ਪੈ ਚਿਤ ਮੈ ਤਿਨਿ ਧਾਰਿਯੋ। 
ਤੇਰੋ ਕਹਿਯੋ ਪਤਿ ਹੈ ਇਮ ਨਾਰਦ ਸ੍ਯਾਮ _ਭਨੈ ਇਹ _ਭਾਤਿ _ਉਚਾਰਿਯੋ। 

ਸੋ ਸੁਨਿ ਕੈ ਨਾਰਿ ਭਲੀ ਬਿਧਿ ਸੋ _ਭਰਤਾ ਕਰਿ ਪਾਰਿਯੋ। ੨0੧੮। 


ਕ੍ਰਿਸਨਾਵਤਾਰ ੬੪੩ 


ਅਨੁਸਾਰ _ਰੁਕਮਨੀ _ਨਾਲ _ਵਿਆਹ _ਕੀਤਾ ਜਿਸ ਨੂੰ (ਉਸ ਦੇ ਭਰਾ) ਰੁਕਮੀ ਤੋਂ 
ਤਰ੍ਹਾਂ ਨਾਲ _ਜਿਤ _ਕੇ ਪ੍ਰਾਪਤ _ਕੀਤਾ _ਸੀ। _ਜਿਤਣ ਦੀ ਗੱਲ ਸੁਣ ਕੇ ਤਿੰਨਾ ਲੋਕਾਂ (ਦੇ 
ਨਿਵਾਸੀਆਂ ਦੇ ਚਿਤ ਵਿਚ) ਖੁਸ਼ੀ ਦਾ ਬਹੁਤ ਵਿਕਾਸ _ਹੋਇਆ। (ਕਵੀ) ਸ਼ਿਆਮ ਕਹਿੰਦੇ 
ਹਨ, ਇਸ ਕੌਤਕ ਕਰ ਕੇ (ਸ੍ਰੀ ਕ੍ਰਿਸ਼ਨ ਨੇ) ਸਾਰੇ _ਯਾਦਵਾਂ ਨੂੰ ਸੁਖ _ਦਿੱਤਾ।੨0੧੩। 

(ਕ੍ਰਿਸ਼ਨ ਦੀ) ਮਾਤਾ ਨੇ ਸੁਖ ਮਨਾ ਕੇ (ਜੋੜੀ ਦੇ ਸਿਰ ਤੋਂ) ਜਲ ਵਾਰ ਕੇ ਪੀਤਾ 
ਅਤੇ ਬ੍ਰਾਹਮਣ ਲੋਕਾਂ ਨੂੰ ਦਾਨ _ਦਿੱਤਾ। _(ਫਿਰ) ਇਸ ਤਰ੍ਹਾਂ _ਕਿਹਾ--ਅਜ ਮੈਂ _ ਸਾਰੀ ਧਰਤੀ 
ਦਾ ਸੁਖ ਲੁਟ ਲਿਆ ਹੈ। ਹੇ ਸਜਨੀ! ਅਜ (ਮੇਰੇ ਹਿਰਦੇ) ਵਿਚ _ਬਹੁਤ ਆਨੰਦ ਹੋਇਆ 
ਹੈ (ਅਤੇ ਫਿਰ) _ਕਿਹਾ--ਮੇਰਾ _ਮਨ ਉਮੰਗ _(ਨਾਲ _ਭਰ ਗਿਆ ਹੈ) ਅਤੇ (ਕਾਬੂ ਵਿਚ) 
ਨਹੀਂ ਰਹਿ ਰਿਹਾ। ਹੇ ਸਖੀ! ਮੈਂ ਅਜ ਦੇ ਦਿਨ ਉਤੇ ਕੁਰਬਾਨ ਜਾਂਦੀ ਹਾਂ, ਜਦ ਮੇਰੇ ਪੁੱਤਰ 
ਨੇ ਵਿਆਹ ਕੀਤਾ _ਹੈ।੨0੧੪। 

/ਟਲੇਂ ਨੀ ਦਸਮ ਅਕੰਹ ਦੇ ਲੰਝਤ੍ੂਹ _ਨਟਕਾ ਦੇ ਸ਼ਨਾਵਤਾਰ ਦੇ _ਰਕਮਨੀਂ ਹਰਨ ਅਤੇ 

/#ਵਆਹਾ ਕਰਨ _ਟਾ_/ਝੁੱਤੱਤ ਵਾਲਾ _ਆਨਆ/ਏ _ਸਆਖਤਾ/ 


ਜਿਵੇਂ ਵੇਦ ਵਿਚ (ਵਿਆਹ ਦੀ) ਵਿਧੀ ਲਿਖੀ ਹੈ, ਸ੍ਰੀ ਕ੍ਰਿਸ਼ਨ ਨੇ ਉਸੇ 


ਹੁਣ ਪ੍ਰ ਦੁਮਨ ਦੇ ਜਨਮ ਦਾ ਕਥਨ 
ਦੰਹਰਾ 
(ਜਦ) ਇਸਤਰੀ _(ਰੁਕਮਨੀ) ਅਤੇ ਪੁਰਸ਼ (ਸਹੀ ਕ੍ਰਿਸ਼ਨ) ਦੇ ਆਨੰਦ ਪੂਰਵਕ ਬਹੁਤ 
ਦਿਨ ਬਤੀਤ ਹੋ ਗਏ, _ਤਦ ਸ੍ਰੀ ਕ੍ਰਿਸ਼ਨ ਤੋਂ _ਰੁਕਮਨੀ ਨੂੰ ਪਰਮ _ਪਵਿਤਰ _ਗਰਭ _ਹੋ 
"ਗਿਆ।੨0੧੫। 


ਨੱਰਠਾ 

(ਫਲਸਰੂਪ) _ਸੂਰਮਾ ਪੁੱਤਰ ਪੈਦਾ ਹੋਇਆ ਅਤੇ ਉਸ ਦਾ ਨਾਂ ਪੁਦੁਮਨ ਰਖਿਆ 
ਗਿਆ ਜਿਸ ਨੂੰ ਸਾਰਾ _ਜਗਤ _ ਮਹਾਰਥੀ _ਅਤੇ _ ਰਣਧੀਰ _ਦੇ ਰੂਪ ਵਿਚ ਜਾਣਦਾ 
ਹੰ।੨0੧੬। 
੭ਾਵੀਯਾ 


ਜਦ ਬਾਲਕ _ਦਸਾਂ ਦਿਨਾਂ ਦਾ ਹੋ ਗਿਆ ਤਦ ਸੰਬਰ (ਨਾਂ ਦਾ) ਦੈਂਤ ਉਸ ਨੂੰ 
ਲੈ ਗਿਆ। (ਉਸ ਨੇ ਲੈ ਜਾ ਕੇ) ਸਮੁੰਦਰ ਵਿਚ ਸੁਟ ਦਿੱਤਾ। (ਉਥੇ) ਇਕ ਮੌਛ ਹੁੰਦਾ 
ਸੀ, (ਉਸ ਨੇ) ਉਸ (ਬਾਲਕ) ਨੂੰ ਨਿਗਲ _ਲਿਆ। ਉਸ ਮੌਛ ਨੂੰ ਇਕ ਝੀਵਰ ਨੇ 


ਨੇ 
ਉਸ ਨੂੰ) ਖਾਣ ਲਈ ਰਸੋਈ _ਵਿਚ ਭੇਜ ਦਿੱਤਾ _ਅਤੇ _(ਮਨ ਵਿਚ) ਬਹੁਤ _ ਖੁਸ਼ 
ਜੰ 


ਜਦ _ (ਰਸੋਈ _ ਬਣਾਉਣ _ ਵਾਲੀ ਇਸਤਰੀ) _ਮੌਛ _ਦਾ ਪੇਟ ਪਾੜਨ _ ਲਗੀ _ ਤਦ 


(ਉਸ ਨੇ ਉਸ ਵਿਚ) ਇਕ ਸੁੰਦਰ ਬਾਲਕ _ਵੇਖਿਆ। _ਉਹ ਇਸਤਰੀ _ਦਇਆਵਾਨ ਹੋਂ 
ਗਈ ਅਤੇ ਉਸ ਨੇ ਚਿਤ ਵਿਚ _ਕਰੁਣ ਰਸ ਨੂੰ ਧਾਰਿਆ (ਅਰਥਾਤ ਤਰਸ _ਕਰਨ ਦੇ 
ਭਾਵ ਵਿਚ ਹੋ ਗਈ)। (ਕਵੀ) ਸ਼ਿਆਮ ਕਹਿੰਦੇ ਹਨ, ਨਾਰਦ ਨੇ (ਉਥੇ ਆ ਕੇ) ਇਸ 
ਤਰ੍ਹਾਂ _ਕਿਹਾ--ਇਹ ਤੇਰਾ _ਪਤੀ _ਹੈ। _(ਨਾਰਦ) ਮੁਨੀ ਦੀ ਗੱਲ ਸੁਣ ਕੇ (ਉਸ) ਇਸਤਰੀ 
ਨੇ ਉਸ ਨੂੰ ਪਤੀ ਮੌਨ ਕੇ ਚੈਗੀ ਤਰ੍ਹਾਂ ਪਾਲਿਆ।੨0੧੮। 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣ 
ਪੋਖਨ ਬਹੁਤੁ ਦਿਵਸ ਜਬ _ਕਰੀ। ਤਬ ਇਹ ਦ੍ਰਿਸਟਿ ਤ੍ਰੀਆ ਕੀ ਧਰੀ। 


ਕਾਮ ਭਾਵ ਚਿਤ ਭੀਤਰ _ਚਹਿਯੋ। _ਰੁਕਮਿਨਿ ਸੁਤ ਸਿਉ ਬਚ ਇਹ _ਕਹਿਯੋ। ੨0੧੯। 


ਮੈਨਵਤੀ ਤਬ ਬੈਨ ਸੁਨਾਏ। ਤੁਮ ਮੋ ਪਤਿ ਰੁਕਮਿਨਿ ਕੇ ਜਾਏ। 
ਤੁਮ ਕੋ ਸੰਬਰ ਦਾਨਵ ਹਰਿਯੋ। ਆਨਿ ਸਿੰਧੁ ਕੇ ਭੀਤਰ ਡਰਿਯੋ। ੨0੨0। 


ਤਬ ਇਕ ਮਛ ਲੀਲ ਤੁਹਿ ਲਯੋ। ਸੋ ਭੀ ਮਛ ਫਾਸਿ ਬਸਿ ਭਯੋ। 


ਝੀਵਰ ਫਿਰਿ ਸੰਬਰ ਪੈ ਲਿਆਯੋ। ਤਿਹ ਹਮ ਧੈ ਭਛਨ ਹਿਤ ਦਿਆਯੋ। ੨0੨੧। 


ਜਬ ਹਮ ਪੇਟ ਮਛ ਕੋ ਫਾਰਿਯੋ। ਤਬ ਤੋਹਿ ਕਉ ਮੈ ਨੈਨਿ ਨਿਹਾਰਿਯੋ। 
ਮੋਰੇ ਹ੍ਹਿਦੈ ਦਇਆ ਅਤਿ ਆਈ। ਅਉ ਨਾਰਦ ਇਹ ਭਾਤ ਸੁਨਾਈ। ੨0੨੨। 


ਇਹ ਅਵਤਾਰ ਮਦਨ ਕੋ ਆਹੀ। _ਢੂੰਢਤ _ਫਿਰਤ ਰੈਨ ਦਿਨ ਜਾਹੀ। 
ਮੈ ਪਤਿ ਲਖਿ ਤੁਹਿ ਸੇਵਾ ਕਰੀ। ਅਬ ਮੈ ਮਦਨ ਕਥਾ ਚਿਤ ਧਰੀ। ੨0੨੩। 


ਰੁਦੂ ਕੋਪ ਕਾਇਆ ਤੁਹਿ ਜਰੀ। ਤਬ ਮੈ ਪੂਜਾ ਸਿਵ ਕੀ ਕਰੀ। 
ਬਰੁ ਸਿਵ ਦਯੋ ਹੁਲਾਸ ਬਢੈ ਹੈ। ਭਰਤਾ ਵਹੀ ਮੂਰਤਿ ਤੂ ਪੈ _ਹੈ। ੨0੨੪ 


ਦੰਹਰਾ 
ਤਬ ਹਉ ਸੰਬਰ ਦੈਤ ਕੀ ਭਈ ਰਸੋਇਨ ਆਇ। 
ਅਬ ਭਰਤਾ ਮੁਹਿ ਰੁਦੂ ਤੂ ਸੁੰਦਰ ਦਯੋ ਬਨਾਇ। _੨0੨੫। 
੭ਾਵੀੰਯਾ 
ਸੁਤ ਕਾਨ੍ਹ ਕੇ ਯੋ _ਬਤੀਯਾ ਸੁਨਿ ਕੈ ਆਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ। 
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਅਰਿ ਕੇ ਬਧ ਕਾਰਨ ਧਾਯੋ। 
ਧਾਮ ਜਹਾ ਤਿਹ ਬੈਰੀ ਕੋ ਥੇ ਤਿਹ ਦ੍ਰਾਰ ਪੈ ਜਾਇ ਕੈ ਬੈਨ ਸੁਨਾਯੋ। 
ਜਾਹਿ ਕਉ ਸਿੰਧੁ ਮੈ ਡਾਰ ਦਯੋ ਅਬ ਸੋ ਤੁਹਿ ਸੋ ਲਰਬੇ ਕਹੁ ਆਯੋ। ੨0੨੬। 


ਯੌ_ਜਬ ਬੈਨ ਕਹੁ ਸੁਤ ਸ੍ਯਾਮ ਤੋ _ਸੰਬਰ ਸਸਤ੍ਹ ਗਦਾ ਗਹਿ ਆਯੋ। 

ਜੈਸੇ ਕਹੀ ਬਿਧਿ ਜੁਧਹਿ ਕੀ ਤਿਹ ਭਾਤਿ ਸੋ ਤਾਹੀ ਨੇ ਜੁਧ ਮਚਾਯੋ। 

ਆਪ ਭਜਿਯੋ ਨਹਿ ਤਾ ਭੂਅ ਤੇ ਨਹਿ ਵਾਹਿ ਕਉ ਤ੍ਰਾਸ ਦੈ ਪੈਗੁ ਭਜਾਯੋ। 
ਆਹਵ ਯਾ ਬਿਧਿ ਹੋਤ ਭਯੋ ਕਹਿ ਕੈ ਇਹ ਭਾਤ ਸੋ _ਸ੍ਯਾਮ ਸੁਨਾਯੋ। ੨0੨੭। 


ਕ੍ਰਿਸਨਾਵਤਾਰ ੬੪੫ 


ਚੱਪਲ? 

ਜਦ ਬਹੁਤ ਦਿਨਾਂ ਤਕ (ਉਸ ਨੇ ਬਾਲਕ _ਦੀ) _ਪਾਲਨਾ _ਕੀਤੀ ਤਦ ਉਸ ਨੇ 
(ਜਵਾਨ ਹੋ _ ਕੇ) ਇਸਤਰੀ _ਵਲ ਦ੍ਰਿਸ਼ਟੀ ਕੀਤੀ (ਅਰਥਾਤ _ਉਸ _ਵਲ _ਪਤੀ _ਭਾਵ _ਨਾਲ 
ਵੇਖਿਆ)। (ਉਸ ਇਸਤਰੀ ਨੇ) ਚਿਤ ਵਿਚ ਕਾਮ _ਭਾਵ ਦੀ ਇੱਛਾ _ਕੀਤੀ ਅਤੇ _ਰੁਕਮਨੀ 
ਦੇ ਪੁੱਤਰ ਨੂੰ ਇਹ _ ਬਚਨ _ ਕਹੇ।੨0੧੯। 

ਕਾਮ _ਆਤੁਰ (ਇਸਤਰੀ) ਨੇ ਇਹ ਬਚਨ _(ਕਹਿ ਕੇ) ਸੁਣਾਏ--(ਤੁਸੀਂ) _ਰੁਕਮਨੀ 
ਦੇ ਪੁੱਤਰ ਅਤੇ ਮੇਰੇ _ਪਤੀ ਹੋਂ। ਤੁਹਾਨੂੰ _ਸੰਬਰ ਦੈਂਤ ਨੇ _ਚੁਰਾ ਲਿਆ ਸੀ ਅਤੇ ਲਿਆ 
ਕੇ ਸਮੁੰਦਰ ਵਿਚ _ਸੁਟ ਦਿੱਤਾ _ਸੀ।੨0੨0। 

ਤਦ ਇਕ _ਮੇਂਛ ਨੇ ਤੁਹਾਨੂੰ ਨਿਗਲ _ਲਿਆ। _ਉਹ _ਮੇਂਛ ਵੀ ਜਾਲ ਦੇ ਕਾਬੂ ਆ 
ਗਿਆ। _ਝੀਵਰ _ਫਿਰ (ਉਸ ਨੂੰ) ਸੰਬਰ _ਕੋਲ ਲੈ ਆਇਆ। ਉਸ ਨੇ ਮੈਨੂੰ ਖਾਣ ਲਈ 
(ਤਿਆਰ _ ਕਰਨ ਨੂੰ) _ਦਿੱਤਾ।੨0੨੧। 

ਜਦ ਮੈਂ ਮੌਛ ਦੇ ਪੇਟ ਨੂੰ _ਪਾੜਿਆ, ਤਦ ਮੈਂ ਤੁਹਾਨੂੰ _ਔਖਾਂ ਨਾਲ (ਪੇਟ ਵਿਚੋਂ 
ਨਿਕਲਿਆ) _ਵੇਖਿਆ। (ਤਦ) ਮੇਰੇ ਦਿਲ ਵਿਚ ਬਹੁਤ ਦਇਆ ਆ ਗਈ ਅਤੇ ਨਾਰਦ 
ਨੇ (ਆ ਕੇ ਮੈਨੂੰ) ਇਸ ਤਰ੍ਹਾਂ (ਕਹਿ ਕੇ) ਸੁਣਾਇਆ--।੨0੨੨। 

ਇਹ ਕਾਮ ਦਾ ਅਵਤਾਰ ਹੈ ਜਿਸ ਨੂੰ (ਤੂੰ) ਰਾਤ ਦਿਨ _ਲਭਦੀ ਫਿਰਦੀ ਹੈਂ। ਮੈਂ 
ਪਤੀ ਸਮਝ ਕੇ ਤੁਹਾਡੀ ਸੇਵਾ _ਕੀਤੀ। ਹੁਣ ਮੈਂ ਚਿਤ ਵਿਚ (ਗੁਪਤ) ਰਖੀ ਹੋਈ _ਕਾਮ- 
ਕਥਾ _ (ਨੂੰ `ਸੁਣਾਉਂਦੀ _ਹਾਂ--)।੨0੨੩। 

ਜਦੋਂ ਰੁਦੂ ਦੇ ਕ੍ਰੋਧ ਕਾਰਨ ਤੁਹਾਡੀ ਕਾਇਆ ਸੜ ਗਈ ਸੀ, ਤਦ ਮੈਂ ਸ਼ਿਵ ਦੀ 
ਪੂਜਾ _ਕੀਤੀ। (ਤਦ) ਸ਼ਿਵ ਨੇ ਪ੍ਰਸੰਨ ਹੋ. ਕੇ ਮੈਨੂੰ ਵਰ ਦਿੱਤਾ (ਕਿ) ਤੂੰ ਉਸੇ ਸਰੂਪ ਵਾਲਾ 
ਪਤੀ ਪ੍ਰਾਪਤ ਕਰੇ'ਗੀ।੨0੨੪। 
ਦੰਹਰਾ 

ਤਦ ਮੈਂ (ਇਥੇ) ਆ ਕੇ ਸੰਬਰ ਦੈਂਤ ਦੀ ਰਸੋਇਣ ਬਣ ਗਈ। ਹੁਣ (ਤੁਸੀਂ) ਮੇਰੇ 
ਪਤੀ _ ਹੋ, _ਰੁਦੂ _ਨੇ _ ਤੁਹਾਨੂੰ _ਸੁੰਦਰ _(ਸਰੂਪ _ਵਾਲਾ) _ਬਣਾ _ਦਿੱਤਾ _ਹੈ।੨0੨੫। 


ਸ੍ਰੀ ਕ੍ਰਿਸ਼ਨ ਦੇ ਪੁੰਤਰ (ਪ੍ਰਦੁਮਨ) ਨੇ ਇਹ _ਗੱਲ ਸੁਣ 
ਕਰੋਧ ਵਧਾ _ਲਿਆ। _ਧਨੁਸ਼ _ਬਾਣ, ਕ੍ਰਿਪਾਨ _ਅਤੇ ਗਦਾ _ਪਕੜ 
ਮਾਰਨ _ਲਈ _ਭਜ _ਪਿਆ। ਜਿਥੇ ਉਸ ਵੈਰੀ ਦਾ ਘਰ 
ਕੇ (ਇਹ) ਬੋਲ ਸੁਣਾਏ-- ਜਿਸ ਨੂੰ (ਤੂੰ) ਸਮੁੱਦਰ ਵਿਚ 
ਨਾਲ _ਲੜਨ _ਲਈ ਆਇਆ _ਹੈ।੨0੨੬। 

ਇਸ ਤਰ੍ਹਾਂ ਜਦ ਕ੍ਰਿਸ਼ਨ ਦੇ ਪੁੱਤਰ (ਪ੍ਰ ਦੁਮਨ) ਨੇ ਬੋਲ ਕਹੇ ਤਾਂ ਸੰਬਰ _(ਦੈੱਤ) 
ਗਦਾ ਸ਼ਸਤ੍ਰ ਪਕੜ ਕੇ ਆ ਗਿਆ। ਜਿਸ ਤਰ੍ਹਾਂ ਦੀ ਯੁੱਧ ਦੀ ਵਿਧੀ ਕਹੀ ਜਾਂਦੀ ਹੈ, 
ਉਸੇ ਤਰ੍ਹਾਂ ਨਾਲ _ਉਸ ਨੇ ਯੁੱਧ ਮਚਾਇਆ। _ਉਹ ਆਪ ਉਸ ਧਰਤੀ ਤੋਂ _ਨ _ਭਜਿਆ ਅਤੇ 
ਨ ਹੀ ਉਸ ਪ੍ਰਦੁਮਨ) ਨੂੰ ਡਰਾ ਕੇ (ਇਕ) ਕਦਮ ਵੀ ਭਜਾ ਸਕਿਆ। ਇਸ ਤਰ੍ਹਾਂ ਦਾ 
ਯੁੱਧ ਹੋਇਆ, (ਜਿਸ ਨੂੰ) ਇਸ ਤਰ੍ਹਾਂ ਕਹਿ ਕੇ (ਕਵੀ) ਸ਼ਿਆਮ ਨੇ ਸੁਣਾਇਆ ਹੈ।੨0੨੭। 


ਕੇ 
ਕੇ 


 ਹ 
ਰੋ 
&ਤੰ 

ਨ 


ਨਰ > 
ਕੀ 


ਸੀ _ਦਸਮ-ਗ੍ਰੰਥ ਸਾਹਿਬ 


ਅਤਿ ਹੀ ਤਿਹ ਠਾ ਜਬ ਮਾਰ ਮਚੀ ਅਰਿ ਜਾਤ ਭਯੋ ਨਭਿ ਮੈ ਛਲੁ ਕੈ ਕੈ। 
ਲੈ ਕਰਿ ਪਾਹਨ ਬ੍ਰਿਸਟ ਕਰੀ ਸੁਤ ਸ੍ਯਾਮ ਕੇ ਪੈ ਅਤਿ ਕੂਧਤ ਹ੍ਹੈ ਕੈ। 
ਸੋ ਇਨ ਪਾਹਨ ਬਿਅਰਥ ਕਰੇ ਤਿਨ ਕੋ ਸਰ ਏਕਹਿ ਏਕ ਲਗੈ ਹੈ। 
ਸਸਤ੍ਰਨ ਸੋ ਤਿਹ ਕੋ ਤਨ ਬੇਧ ਕੈ ਭੂਮਿ ਡਰਿਓ ਅਤਿ ਰੋਸ ਬਢੈ ਕੈ। ੨0੨੮। 


ਅਸਿ ਐਚਿ ਝਟਾਕ ਲਯੋ ਕਟਿ ਤੇ ਸਿਰਿ ਸੰਬਰ ਕੈ ਸੁ ਝਟਾਕ ਦੇ ਝਾਰਿਯੋ। 
ਦੇਵਨ ਕੇ ਗਨ ਹੇਰਤ ਜੇ ਤਿਨ ਪਉਰਖ ਦੇਖ ਕੈ ਧੈਨਿ ਉਚਾਰਿਯੋ। 
ਭੂਮਿ ਗਿਰਾਇ ਦਯੋ ਕੈ ਬਿਮੁਛਿਤ ਸ੍ਰੋਨ ਸੰਬੂਹ ਧਰਾ ਪੈ _ਬਿਥਾਰਿਯੋ। 
ਕਾਨ੍ਹ ਕੋ ਪੂਤ _ਸਪੂਤ ਭਯੋ ਜਿਨਿ ਏਕ ਕ੍ਰਿਪਾਨ ਤੇ ਸੰਬਰ ਮਾਰਿਯੋ। ੨0੨੯। 


/ਇਤੇ ਨੰ ਯੰਠੇਤ ਨਾਟਕ ਯੁੰਲੇ /ਕੈਸ਼ਨਾਵਤਾਨੇ ਪਰਟੁਮਨ ਸੰਕਰ ਦੈਤ ਗੰਨੇ ਲੈ ਨਲ /ਟਤ ਸੰਠਰ ਕੱ 


ਪਰਦੁ#ਨ _ਲਧ _ਕ£ /ਹਆਏ _ਨਆਪਤਨ/? 
ਅਥ ਪਰਦੁਮਨ ਸੰਬਰ ਕੋ _ਬਧਿ ਰੁਕਮਿਨ ਕੋ ਮਿਲੇ 
ਦੰਹਰਾ 
ਕੋ ਬਧ ਕੈ ਪਰਦੁਮਨਿ ਆਯੋ ਆਪਨੇ ਗ੍੍‌ਹ। 
ਪਤਿ ਸੈਗਿ ਤਬੈ ਕਹਿਓ ਬਢੈ ਕੈ ਨੇਹ। ੨0੩0। 
ਹੁਇ ਆਪਨੇ ਊਪਰਿ _ਪਤਹਿ _ਚੜਾਇ। 
ਗ੍ਰਿਹ ਥੋ ਜਹਾ ਤਹਿ ਹੀ ਪਹੁੰਚੀ ਆਇ। ੨0੩੧। 


ਛੋਰ ਕੈ ਚੀਲ ਕੋ ਰੂਪ ਦਯੋ ਤੀਆ ਕੋ ਅਤਿ ਸੁੰਦਰ ਰੂਪ ਬਨਾਯੋ। 


ਸੋਰਹ ਹਜਾਰ ਤ੍ਰੀਆ ਸਭ ਥੀ ਜਹਿ ਠਾਢਿ ਤਿਨੈ ਇਹ ਰੂਪ ਦਿਖਾਯੋ। 

ਸੁ ਸੁਕਚੀ ਚਿਤ ਬੀਚ ਸਭੈ ਇਹ ਭਾਤਿ ਲਖਿਯੋ ਬ੍ਰਿਜ ਨਾਇਕ ਆਯੋ। ੨0੩੨। 
ਹਾਵੀੰਲ” 

ਤਾਹਿ ਨਿਹਾਰਿ ਕੈ ਸ੍ਯਾਮ ਸੀ ਮੂਰਤਿ ਤ੍ਰੀਅ ਸਭੈ ਮਨ ਮੈ ਸੁਕਚਾਹੀ। 

ਲਿਆਯੋ ਹੈ ਆਨਿ ਬਧੂ ਕੋਊ ਬ੍ਯਾਹਿ ਕਹੈ ਸਖੀ ਕੀ ਸੁ ਸਖੀ ਗਹਿ ਬਾਹੀ। 

ਏਕ ਨਿਹਾਰਿ ਕਹੈ ਤਿਹ ਕੈ ਉਰਿ ਓਰਿ ਬਿਚਾਰ ਭਲੇ ਮਨ ਮਾਹੀ। 

ਲਛਨ ਅਉਰ ਸਭੈ ਹਰਿ ਕੇ ਇਹ ਏਕ ਲਤਾ ਭ੍ਰਿਗੂ ਕੀ ਉਰਿ ਨਾਹੀ। ੨0੩੩। 

ਪੇਖਤ ਤਾਹਿ ਰੁਕਮਿਨਿ ਕੇ ਸੁ ਪਯੋਧਰ ਵਾ ਪਯੋ ਸੋ ਭਰਿ ਆਏ। 

ਮੋਹੁ ਬਢਿਯੋ ਅਤਿ ਹੀ ਚਿਤ ਮੈ ਕਰੁਨਾ ਰਸੁ _ਸੋ_ਢੁਰਿ ਬੈਨ ਸੁਨਾਏ। 

ਐਸੇ ਸਖੀ ਕਹਿਓ ਮੋ ਸੁਤ ਥੋ ਪੂਭ ਦੈ ਹਮ ਕੋ ਹਮ ਤੇ ਜੁ ਛਿਨਾਏ। 

ਯੌ ਕਹਿ ਸਾਸ ਉਸਾਸ ਲਯੋ ਕਬਿ ਸ੍ਯਾਮ ਕਹੈ ਦੋਊ ਨੈਨ _ਬਹਾਏ। ੨0੩੪। 


੧. “ਇਤਿ ਸ੍ਰੀ ਬਚਿਤ੍ਰ _ਨਾਟਕ ਗ੍ਰੈਥੇ _ਕ੍ਰਿਸਨਾਵਤਾਰੇ _ਪਰਦੁਮਨ _ਸੰਬਰ _ਦੈਤ _ਬਧਹ _ਧਿਆਇ _ ਸਮਾਪਤਮ” 


ਕ੍ਰਿਸਨਾਵਤਾਰ ੬੪੭ 


ਉਸ ਥਾਂ ਉਤੇ ਜਦ ਬਹੁਤ ਲੜਾਈ ਹੋਈ, (ਤਾਂ) ਵੈਰੀ ਛਲ ਕਰ ਕੇ ਆਕਾਸ਼ ਵਿਚ 
ਚਲਾ _ਗਿਆ। (ਉਥੋਂ ਉਸ ਨੇ) ਸ੍ਰੀ ਕ੍ਰਿਸ਼ਨ ਦੇ ਪੁੱਤਰ ਉਤੇ ਅਤਿ ਕ੍ਰੋਧ ਕਰ ਕੇ, ਹੱਥ ਵਿਚ 
ਪੱਥਰ ਲੈ ਕੇ (ਉਨ੍ਹਾਂ ਦੀ) ਵਰਖਾ _ਕੀਤੀ। ਉਸ (ਪ੍ਰਦੁਮਨ) ਨੇ ਇਕ ਇਕ ਨੂੰ ਇਕ 
ਬਾਣ ਮਾਰ ਕੇ ਉਨ੍ਹਾਂ ਪੱਥਰਾਂ ਨੂੰ ਵਿਅਰਥ _ਕਰ _ਦਿੱਤਾ। ਉਨ੍ਹਾਂ ਦੇ ਸ਼ਰੀਰਾਂ ਨੂੰ ਕ੍ਰੋਧ _ਕਰ 
ਕੇ _ ਸ਼ਸਤ੍ਰਾਂ _ਨਾਲ _ਵਿੰਨ੍ਹ ਕੇ ਧਰਤੀ _ਉਤੇ _ਸੁਟ _ਦਿੱਤਾ।੨0੨੮। 

(ਪੁਰਦੁਮਨ ਨੇ) ਤੁਰਤ _ਲਕ _ਨਾਲੋਂ ਤਲਵਾਰ ਖਿਚ ਲਈ ਅਤੇ ਝਟਕਾ ਦੇ ਕੇ ਸੰਬਰ 
ਦੇ ਸਿਰ ਉਤੇ ਝਾੜ _ਦਿੱਤੀ। ਦੇਵਤਿਆਂ ਦੇ ਜੋ ਟੋਲੇ ਵੇਖ ਰਹੇ ਸਨ, ਉਨ੍ਹਾਂ ਨੇ (ਪ੍ਰ ਦੁਮਨ 
ਦੀ) ਮਰਦਾਨਗੀ ਵੇਖ ਕੇ ਧੰਨ ਧੰਨ _ਕਿਹਾ। (ਉਸ ਨੂੰ ਪੁਦੁਮਨ ਨੇ) ਬੇਸੁਧ ਕਰ ਕੇ ਧਰਤੀ 
ਉਤੇ _ਡਿਗਾ ਦਿੱਤਾ ਅਤੇ ਲਹੂ _ਦਾ ਹੜ੍ਹ _ਧਰਤੀ ਉਤੇ ਫੈਲਾ ਦਿੱਤਾ। ਸ੍ਰੀ ਕ੍ਰਿਸ਼ਨ ਦਾ ਪੁੱਤਰ 
ਸੁਪੁੰਤਰ _ਸਾਬਤ ਹੋਇਆ ਜਿਸ ਨੇ ਕ੍ਰਿਪਾਨ ਦੇ ਇਕ (ਝਟਕੇ _ਨਾਲ) _ਸੰਬਰ _ਨੂੰ ਮਾਰ 
ਦਿੱਤਾ।੨0੨੯। 

/ਟਥੇ ਡੀ ਘੱਤ ਨਾਟਕ ਕੁੱਲ ਦੇ ਸਨਾਵਤਾਨ ਦੇ _ਘਰਦੁਮਨ ਦਾ ਸੰਨਨ ਟੈੱਤ ਟੁਆਰਾ ਹਰਨ ਅਤੇ 

/ਫਰ ਪੁਦੁਅਨ ਦੁਆਰਾ ਸੰਠਰ ਦਾ _ਕਠਾ ਵਾਲ਼ਾ _੭%5%7/ਲ _ਜਘਤ/ 
ਹੁਣ ਪ੍ਰ ਦੁਮਨ ਸੰਬਰ ਦਾ ਬਧ ਕਰ ਕੇ ਰੁਕਮਨੀ ਨੂੰ ਮਿਲੇ 
ਦੰਹਰਾ 

ਉਸ ਦਾ ਬਧ ਕਰ ਕੇ ਪੁਰਦੁਮਨ ਆਪਣੇ ਘਰ ਆ ਗਿਆ। ਤਦ ਰਤਿ (ਰਸੋਇਣ) 
ਨੇ _ਆਪਣੇ ਪਤੀ (ਕਾਮ _ਰੂਪ ਪ੍ਰ ਦੁਮਨ) ਨੂੰ ਪ੍ਰੇਮ _ਪੂਰਵਕ _ਕਿਹਾ।੨0੩0। 


(ਉਸ ਨੇ) ਆਪਣੇ ਆਪ ਨੂੰ ਇਲ ਬਣਾ ਕੇ (ਫਿਰ) ਆਪਣੇ ਉਪਰ _ਪਤੀ (ਪ੍ਰ ਦੁਮਨ) 
ਨੂੰ ਚੜ੍ਹਾ _ਲਿਆ। ਜਿਥੇ _ਰੁਕਮਨੀ ਦਾ _ਘਰ _ਸੀ, _ਉਥੇ _ਹੀ ਜਾ _ਪਹੁੰਚੀ।੨0੩੧। 


ਛਡ ਕੇ 
ਨੂੰ ਮੋਢੇ ਤੋਂ ਉਤਾਰ ਕੇ, ਉਸ ਦੇ ਮੋਢੇ ਉ 
ਦੀਆਂ) _ਸਾਰੀਆਂ _ ਸੋਲ੍ਹਾਂ ਹਜ਼ਾਰ ਇਸਤਰੀਆਂ _ਸਨ, _ਉਸ ਨੇ _ਖੜੋ ਕੇ _(ਆਪਣਾ) ਰੂਪ 
ਵਿਖਾਇਆ। _ ਉਹ _ ਸਾਰੀਆਂ _(ਆਪਣੇ) _ਚਿਤ _ ਵਿਚ _ਸੰਗ _ਗਈਆਂ (ਕਿਉਂਕਿ ਉਨ੍ਹਾਂ _ ਨੇ) 
ਇਸ ਤਰ੍ਹਾਂ ਸਮਝਿਆ _(ਮਾਨੋ) ਸ੍ਰੀ ਕ੍ਰਿਸ਼ਨ _ਹੀ ਆ ਗਏ ਹੋਣ।੨0੩੨। 


ਉਸ ਦੀ ਸ੍ਰੀ ਕ੍ਰਿਸ਼ਨ ਵਰਗੀ _ਸੂਰਤ _ਵੇਖ _ਕੇ _ਸਾਰੀਆਂ ਇਸਤਰੀਆਂ _ਮਨ _ਵਿਚ 
ਝਿਝਕੀਆਂ। (ਇਕ) ਸਖੀ (ਦੂਜੀ) ਸਖੀ ਦੀ ਬਾਂਹ ਪਕੜ ਕੇ ਕਹਿੰਦੀ ਹੈ ਕਿ (ਕ੍ਰਿਸ਼ਨ) ਕੋਈ 
ਹੋਰ ਬਧੂ ਨੂੰ ਵਿਆਹ ਲਿਆਇਆ ਹੈ। ਇਕ (ਸਖੀ) ਉਸ ਦੀ ਛਾਤੀ ਵਲ ਵੇਖ ਕੇ ਕਹਿੰਦੀ 
ਹੈ ਕਿ ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕਰ ਲਵੋ, ਇਸ ਦੇ ਹੋਰ ਸਾਰੇ ਲੱਛਣ ਤਾਂ ਕ੍ਰਿਸ਼ਨ 
ਵਰਗੇ _ਹਨ, ਪਰ _ਛਾਤੀ ਉਤੇ ਇਕ ਭ੍ਰਿਗੂ-ਲਤਾ (ਦਾ ਚਿੰਨ੍ਹ) ਨਹੀਂ _ਹੈ।੨0੩੩। 

ਨੂੰ ਵੇਖਦਿਆਂ ਹੀ ਰੁਕਮਨੀ ਦੇ ਥਣ ਦੁੱਧ ਨਾਲ ਭਰ _ਗਏ। ਚਿਤ ਵਿਚ ਬਹੁਤ 


ਮੋਹ ਵਧ ਗਿਆ ਅਤੇ ਕਰੁਣ ਰਸ ਨਾਲ ਭਰੇ ਹੋਏ ਬਚਨ (ਕਹਿ ਕੇ) ਸੁਣਾਏ। _(ਰੁਕਮਨੀ 
ਨੇ) ਕਿਹਾ -- ਹੇ ਸਖੀ! ਇਸ ਤਰ੍ਹਾਂ ਦਾ ਹੀ ਮੇਰਾ ਪੁੱਤਰ ਸੀ (ਜੋ) ਪੁ੍ਭੂ (ਸ੍ਰੀ ਕ੍ਰਿਸ਼ਨ) 
ਨੇ ਮੈਨੂੰ ਦੇ ਕੇ, (ਫਿਰ) ਮੇਰੇ ਪਾਸੋਂ ਖੋਹ ਲਿਆ। ਇਸ ਤਰ੍ਹਾਂ ਕਹਿ ਕੇ ਹੌਕਾ ਭਰਿਆ, ਕਵੀ 


ਸ਼ਿਆਮ _ਕਹਿੰਦੇ ਹਨ, _ਦੋਹਾਂ ਨੈਣਾਂ ਤੋਂ (ਹੰਝੂ) _ਵਗਾ _ਦਿੱਤੇ। _੨0੩੪। 


ਸੀ _ਦਸਮ-ਗ੍ਰੰਥ _ਸਾਹਿਬ 


ਇਤਿ ਤੇ ਬ੍ਰਿਜ ਨਾਇਕ ਆਇ ਗਯੋ ਇਹ ਮੂਰਤਿ ਓਰਿ ਰਹੇ ਟਕ ਲਾਈ। 
ਤਉ ਹੀ ਲਉ ਨਾਰਦ ਆਇ ਗਯੋ ਬਿਰਥਾ ਸਭ ਹੀ ਤਿਨਿ ਭਾਖਿ ਸੁਨਾਈ। 
ਕਾਨ੍ਹ ਜੂ ਪੂਤ ਤਿਹਾਰੋ ਈ ਹੈ ਇਹ ਯੋ ਸੁਨਿ ਕੈ ਪੁਰ ਬਾਜੀ ਬਧਾਈ। 


ਭਾਗਨ ਕੀ ਨਿਧਿ ਸਯਾਮ _ਭਨੈ _ਜਦੁਬੀਰ ਮਨੋ ਇਹ _ਦਿਵਸਹਿ _ਪਾਈ। _੨0੩੫। 


ਕਹ ਕੰ ਰਕਨ/ਨੇ ਕਾਨੂ ਨ ਕੇ ਆਲੀ ਨਲਤ ਭਈ/ 


ਅਥ _ਸਤ੍ਰਾਜਿਤ ਸੂਰਜ ਤੇ ਮਨਿ ਲਿਆਏ ਜਾਮਵੰਤ ਬਧ ਕਥਨੰ 
ਦੰਹਰਾ 

ਸੇਵਾ ਕਰੀ _ਸਤ੍ਰਾਜਿਤ _ਬਲਵਾਨ। 

ਕੋ ਤਬ ਮਨਿ ਦਈ ਉਜਲ ਆਪ _ਸਮਾਨ। ੨0੩੬। 
ਹਵੀਯਾਂ 

ਲੈ ਮਨਿ ਸੂਰਜ ਤੇ ਅਰਿ ਜੀਤ ਜੁ ਤਾ ਦਿਨ ਆਪਨੇ ਧਾਮਹਿ ਆਸਯੋ। 

ਜੋ ਕਬਿ ਸ੍ਯਾਮ ਭਨੈ ਕਰਿ ਸੇਵ ਘਨੋ ਰਵਿ ਕੋ ਚਿਤ ਤਾ ਰਿਝਵਾਯੋ। 

ਅਉ ਕਰਿ ਕੈ ਤਪਸ੍ਯਾ ਅਤਿ ਹੀ ਤਿਹ ਕੀ ਹਿਤ ਸੋ ਤਿਹ ਕਉ ਜਬ ਗਾਯੋ। 

ਸੋ ਸੁਨਿ ਕੈ ਸੁ ਬ੍ਰਿਥਾ ਪੁਰ ਲੋਗਨ ਯੌ ਜਦੁਬੀਰ ਪੈ ਜਾਇ ਸੁਨਾਯੋ। ੨0੩੭। 


ਇਤ 
ਰਵਿ 


ਕਾਨ੍ਹ ਬੁਲਾਇ ਅਰੈਜਿਤ ਕਉ ਹਸਿ ਕੈ ਮੁਖ ਤੇ ਇਹ ਆਇਸ ਦੀਨੋ। 
ਭੂਪ ਕਉ ਦੈ ਤੁ ਕਹਿਓ ਅਬ ਹੀ ਰਵਿ ਤੇ ਜੁ ਰਿਝਾਇ ਕੈ ਤੈ ਧਨੁ ਲੀਨੋ। 
ਜੋ ਚਹਿ ਕੈ ਚਿਤ ਮੈ ਚਪਲਾ ਦੁਤਿ ਯਾਹਿ ਕਹਿਯੋ ਇਨ ਨੈਕੁ ਨ ਕੀਨੋ। 
ਮੋਨ ਹੀ ਠਾਨ ਕੇ ਬੈਠਿ ਰਹਿਯੋ ਬ੍ਰਿਜ ਨਾਥ ਕੋ ਉਤਰੁ ਨੈਕੁ ਨ ਦੀਨੋ। ੨0੩੮। 


ਪ੍ਰਭ ਯੌ _ਬਤੀਆ ਕਹਿ _ਬੈਠਿ ਰਹਿਯੋ ਤਿਹ ਭੂਰਾਤ ਅਖੇਟ ਕੇ ਕਾਜ ਪਧਾਰਿਯੋ। 
ਬਾਧ ਭਲੇ ਮਨਿ ਕਉ ਸਿਰ ਪੈ ਸਭ ਹੂੰ ਜਨ ਦੂਸਰ ਭਾਨੁ ਬਿਚਾਰਿਯੋ। 

ਕਾਨਨ ਕੇ ਜਬ ਬੀਚ _ਗਯੋ _ਮ੍ਰਿਗਰਾਜ ਬਡੋ ਇਕ _ਯਾਹਿ_ਨਿਹਾਰਿਯੋ। 

ਤਾਨ ਕੈ ਬਾਨ ਚਲਾਵਤ ਭਯੋ ਸਰ ਵਾ ਸਹਿ ਕੈ ਇਹ ਕੋ ਫਿਰਿ ਮਾਰਿਯੋ। ੨0੩੯। 


ਕ੍ਰਿਸਨਾਵਤਾਰ ੬੪੯ 


ਇਧਰੋਂ'_ ਸੂਰੀ ਕ੍ਰਿਸ਼ਨ ਆ ਗਏ ਅਤੇ ਇਸ ਦੀ ਸ਼ਕਲ ਵਲ ਇਕ ਟਕ ਵੇਖਣ ਲਗੇ। 
ਉਦੋਂ ਹੀ ਨਾਰਦ ਆ ਗਿਆ। ਉਸ ਨੇ ਸਾਰੀ ਵਿਥਿਆ ਕਹਿ ਕੇ ਸੁਣਾ ਦਿੱਤੀ--ਕ੍ਰਿਸ਼ਨ 
ਜੀ! ਇਹ ਤੁਹਾਡਾ ਹੀ ਪੁੱਤਰ ਹੈ। ਇਸ (ਗੱਲ) ਨੂੰ ਸੁਣ ਕੇ ਨਗਰ ਵਿਚ ਖੁਸ਼ੀ ਦੇ ਵਾਜੇ 
ਵਜਣ _ਲਗੇ। _(ਕਵੀ) _ਸ਼ਿਆਮ _ਕਹਿੰਦੇ ਹਨ, _(ਇਸ _ਤਰ੍ਹਾਂ ਪ੍ਰਤੀਤ ਹੋ ਰਿਹਾ ਸੀ) ਮਾਨੋ 
ਸ੍ਰੀ ਕ੍ਰਿਸ਼ਨ ਨੇ ਅਜ ਦੇ ਦਿਨ ਭਾਗਾਂ ਦਾ ਭੰਡਾਰ ਪ੍ਰਾਪਤ _ਕਰ _ਲਿਆ _ਹੋਵੇ।੨0੩੫। 
/ਟੈਲੋ ਨੰ ਦਸ ਸਕੰਹ ਲੱਚਤ ਨਾਟਕ ਦੇ ਸਨਾਵਤਾਰ ਦੇ _ਪਰਟਮਨ ਸੰਠਰ ਦੈਂਤ ਟਾ 
ਠਧ ਕਰ ਕੇ ਰੁਕਮਨੀ %ਤੇ ਕਾਨੂ ਜੰ ਨੂੰ ਆ ਕੇ ਨਲੇ ਅਧਆ/ਏ ਦੀ ਸਮਪਤੰ/ 


ਹੁਣ ਸਤ੍ਰਾਜਿਤ ਸੂਰਜ ਤੋਂ ਮਣੀ ਲਿਆਏ ਅਤੇ ਜਾਮਵੰਤ ਦੇ ਬਧ ਦਾ ਕਥਨ 


ਇਧਰ _ ਬਲਵਾਨ _ਯੋਧੇ _ਸਤ੍ਰਾਜਿਤ ਨੇ ਸੂਰਜ _ਦੀ (ਬਹੁਤ) ਸੇਵਾ _ਕੀਤੀ। _(ਪ੍ਰਸੰਨ 
ਹੋ ਕੇ) ਸੂਰਜ ਨੇ _ਉਸ ਨੂੰ ਆਪਣੇ ਵਰਗੀ _ਉਜਲੀ _ ਮਣੀ _ ਪ੍ਰਦਾਨ _ਕੀਤੀ।੨0੩੬। 


ਤੋਂ ਮਣੀ ਲੈ ਕੇ ਸਤ੍ਰਾਜਿਤ ਉਸੇ ਦਿਨ ਘਰ ਆਇਆ ਸੀ। ਕਵੀ ਸ਼ਿਆਮ 
ਕਹਿੰਦੇ ਹਨ, (ਉਸ ਨੇ) ਸੁਰਜ ਦੀ ਬਹੁਤ ਸੇਵਾ ਕਰ ਕੇ ਉਸ ਦਾ ਮਨ ਖੁਸ਼ ਕੀਤਾ ਅਤੇ 


ਮਣੀ _ਬਖ਼ਸ਼ੀ)। _ਉਹ _ਸਾਰੀ ਵਿਥਿਆ ਸੁਣ ਕੇ, ਫਿਰ ਨਗਰ _ਵਾਸੀਆਂ 
ਕੇ _ ਸ੍ਰੀ ਕ੍ਰਿਸ਼ਨ ਨੂੰ ਸੁਣਾ _ਦਿੱਤੀ।੨0੩੭। 


ਹੈ 
%% ਘੈਂ 
ਵੀ ਸਹ 
“” 
ਪਰ, 
ਸਿ 
ਵੇ 


ਰਾਜਾ _(ਉਗੂਸੈਨ) 
ਹੈ), ਚਿਤ ਵਿਚ ਖ਼ੁਸ਼ (ਹੋ ਕੇ ਦੇ ਦਿਓ)। (ਸਹੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਦਿੱਤਾ, (ਪਰ) 
ਉਸ ਨੇ (ਇਸ ਤਰ੍ਹਾਂ) ਬਿਲਕੁਲ ਨ ਕੀਤਾ। _(ਸਤ੍ਰਾਜਿਤ) ਚੁਪ ਧਾਰ ਕੇ (ਉਸੇ ਥਾਂ ਉਤੇ) 
ਬੈਠਾ _ਰਿਹਾ ਅਤੇ ਸ੍ਰੀ ਕ੍ਰਿਸ਼ਨ ਨੂੰ ਬਿਲਕੁਲ _ਉੱਤਰ ਨ _ਦਿੱਤਾ।੨0੩੮। 


ਸੀ ਕ੍ਰਿਸ਼ਨ ਇਹ ਗੱਲ ਕਹਿ ਕੇ ਬੈਠੇ 
ਖੇਡਣ ਲਈ ਚਲਾ __ਗਿਆ। ਉਸ ਸ੍ਰੇਸ਼ਠ ਮਣੀ ਨੂੰ 
ਨੂੰ ਵੇਖ ਕੇ) ਸਾਰਿਆਂ ਲੋਕਾਂ ਨੇ _ਉਸ ਨੂੰ ਦੂਜਾ ਸੂਰਜ ਸਮਝ _ਲਿਆ। ਜਦ ਉਹ ਬਨ ਵਿਚ 
ਗਿਆ (ਤਾਂ) ਉਸ ਨੇ ਇਕ ਬਹੁਤ ਵੱਡਾ ਸ਼ੇਰ _ਵੇਖਿਆ। (ਉਸ ਨੂੰ ਨਿਸ਼ਾਣਾ ਬਣਾ ਕੇ) 
ਖਿਚ _ਕੇ _ਬਾਣ ਚਲਾ _ਦਿੱਤਾ। ਉਸ ਨੇ (ਬਾਣ) ਨੂੰ ਸਹਿ ਕੇ, ਫਿਰ ਇਸ ਨੂੰ ਮਾਰ 
ਦਿੱਤਾ।੨0੩੯। 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਲ? 
ਜਬ ਤਿਨਿ ਕੇ ਹਰਿ ਕੇ ਸਰਿ ਮਾਰਿਯੋ। ਤਬ ਕੇ ਹਰਿ ਪੁਰਖਤ ਸੰਭਾਰਿਯੋ। 
ਏਕ ਚਪੇਟ ਚਉਕਿ ਤਿਹ _ਮਾਰੀ। ਮਨਿ ਸਮੇਤ ਲਈ _ਪਾਗ _ਉਤਾਰੀ। ੨0੪0। 


ਦੰਹਰਾ 
ਤਿਹ ਬਧ ਕੈ ਮਨਿ ਪਾਗ ਲੈ ਸਿੰਘ ਧਸਿਯੋ ਬਨਿ ਜਾਇ। 
ਭਾਲਕ ਏਕ _ਬਡੋ_ਹੁਤੋ _ਤਿਹਿ _ਹੇਰਿਓ ਮਿਰਗਰਾਇ। _੨0੪੧। 
ਨਾਵੰਯਾ 
ਭਾਲਕ ਦੇਖਿ ਮਨੀ ਦੁਤਿ ਕਉ ਸੁ ਲਖਿਯੋ ਕੋਊ ਕੇਹਰਿ ਲੈ ਫਲੁ ਆਯੋ। 
ਯਾ ਫਲ ਕਉ ਅਬ ਭਛ ਕਰੋਂ ਸੁ ਛੁਧਾਤਰੁ ਹ੍ਹੈ ਤਹ ਭਛਨ ਧਾਯੋ। 
ਜ੍ਯੋ _ਮ੍ਰਿਗਰਾਜ ਥੋ ਜਾਤ _ਚਲਿਯੋ ਤਿਉ ਅਚਾਨਕ ਆਇ ਕੈ ਜੁਧੁ ਮਚਾਯੋ। 
ਏਕ ਚਪੇਟ ਚਟਾਕ ਦੈ ਮਾਰਿ ਝਟਾਕ ਦੈ ਸਿੰਘ ਕੋ ਮਾਰਿ ਗਿਰਾਯੋ। ੨60੪੨। 


ਦੰਹਰ” 
ਜਾਮਵਾਨ ਬਧਿ ਸਿੰਘ ਕੋ ਮਨਿ ਲੈ ਮਨਿ ਸੁਖੁ ਪਾਇ। 
ਜਹਾ ਗ੍ਰਿਹਿ ਆਪਨ ਹੁਤੋਂ ਤਹ ਹੀ _ਪਹੁਚਿਯੋ ਆਇ। ੨0੪੩। 
ਸਤ੍ਰਾਜਿਤ _ਲਖਿ ਭੇਦ ਨਹਿ ਸਭਨਨ _ਕਹਿਯੋ _ਸੁਨਾਇ। 
ਕ੍ਰਿਸਨ ਮਾਰਿ ਮੁਹਿ ਭ੍ਰਾਤ ਕਉ ਲੀਨੀ ਮਨਿ _ਛੁਟਕਾਇ'। ੨0੪੪੧ 
ਮਾਵੀਲ” 
ਯੌ ਸੁਨਿ ਕੈ ਚਰਚਾ ਪੂਭ ਜੂ ਆਪਨੇ ਢਿਗ ਜਾ_ਤਿਹ ਕੋਸੁਬੁਲਾਯੋ। 
ਐਸੇ ਕੁ ਬੋਲ ਸੁਨੇ ਮਨੂਆ ਹਮਰੋ ਅਤਿ ਕ੍ਰੋਧਹਿ ਕੇ ਸੰਗਿ ਤਾਯੋ। 
ਤਾ ਤੇ ਚਲੋ ਤੁਮ ਹੂੰ ਤਿਹ ਸੋਧ ਕਉ ਹਉ ਹੂੰ ਚਲੋ ਕਹਿ ਖੋਜਨ ਧਾਯੋ। ੨0੪੫। 


ਜਾਦਵ ਲੈ ਬ੍ਰਿਜ ਨਾਥ ਜਬੈ ਅਪਨੇ ਸੈਗਿ _ਖੋਜਨ ਤਾਹਿ _ਸਿਧਾਰੇ। 
ਅਸੂਪਤੀ ਬਿਨੁ ਪ੍ਰਾਨ ਪਰੇ ਸੁ ਤਹੀ ਏ ਗਏ ਦੋਊ ਜਾਇ ਨਿਹਾਰੇ। 
ਕੇਹਰਿ ਕੋ ਤਹ ਖੋਜ ਪਿਖਿਯੋ ਇਹ ਵਾ ਹੀ ਹਨੇ ਭਟ ਐਸੇ ਪੁਕਾਰੇ। 
ਆਗੇ ਜੋ ਜਾਹਿ ਤੋ ਸਿੰਘ ਪਿਖਿਯੋ ਮ੍ਰਿਤ ਚਉਕਿ ਪਰੇ ਸਭ ਪਉਰਖ ਵਾਰੇ। ੨0੪੬। 


ਦੰਹਰਾ 
ਤਹ ਭਾਲਕ ਕੇ ਖੋਜ ਕਉ ਚਿਤੈ ਰਹੇ ਸਿਰ ਨਾਇ। 
ਜਹਾ ਖੋਜ ਤਿਹ ਜਾਤ ਪਗ ਤਹਾ ਜਾਤ ਭਟ ਧਾਇ। ੨0੪੭। 


੧. 'ਛੁਰਵਾਇ” ੨. “ਨਯਾਇ” 


ਕ੍ਰਿਸਨਾਵਤਾਰ ੬੫੧ 


ਚੱਘਣਾ/ 
ਜਦ ਉਸ ਨੇ ਸ਼ੇਰ ਨੂੰ ਬਾਣ ਮਾਰਿਆ, ਤਦ ਸ਼ੇਰ 
ਨੰ 


ਚੌਂਕ ਕੇ ਇਕ ਚਪੇੜ _ਉਸ ੨ ਪਗੜੀ _ ਉਤਾਰ 
ਲਈ।੨0੪0। 
ਦੰਹਰਾ 

ਉਸ ਨੂੰ ਮਾਰ ਕੇ ਅਤੇ ਮਣੀ ਤੇ ਪਗੜੀ ਨੂੰ ਲੈ ਕੇ ਸ਼ੇਰ ਬਨ ਵਿਚ ਜਾ ਵੜਿਆ। 
(ਉਥੇ) ਇਕ _ਬਹੁਤ ਵੱਡਾ _ਰਿਛ ਹੁੰਦਾ ਸੀ, ਉਸ ਨੇ ਸ਼ੇਰ ਨੂੰ ਵੇਖ _ਲਿਆ।੨0੪੧। 
ਹਵੀਯਾਂ 

ਰਿਛ ਨੇ ਮਣੀ ਦੀ ਚਮਕ ਨੂੰ ਵੇਖ ਕੇ ਸਮਝਿਆ ਕਿ ਸ਼ੇਰ ਕੋਈ ਫਲ ਲੈ ਆਇਆ 
ਹੈ। “ਇਸ ਫਲ ਨੂੰ ਹੁਣ ਖਾ ਲਵਾਂ” -- ਉਹ ਭੁਖ ਨਾਲ ਆਤੁਰ ਹੋ ਕੇ ਉਸ ਨੂੰ ਖਾਣ 


ਲਈ _ਭਜਿਆ। ਜਿਵੇਂ ਹੀ_ ਸ਼ੇਰ ਚਲਿਆ ਜਾ ਰਿਹਾ ਸੀ, ਤਿਵੇਂ (ਰਿਛ ਨੇ) ਆ ਕੇ ਅਚਾਨਕ 
ਲੜਾਈ ਸ਼ੁਰੂ _ਕਰ _ਦਿੱਤੀ। ਚਟਾਕ ਕਰ ਕੇ ਇਕ ਚਪੇੜ (ਸ਼ੇਰ ਨੂੰ) ਮਾਰੀ ਅਤੇ ਝਟ _ਹੀ 
ਸ਼ੇਰ ਨੂੰ ਮਾਰ _ਕੇ _ਡਿਗਾ _ਦਿੱਤਾ।੨0੪੨। 
ਦੰਹਰ” 
ਜਾਮਵਾਨ (ਨਾਂ ਦੇ ਰਿਛ ਨੇ) ਸ਼ੇਰ ਨੂੰ ਮਾਰ ਕੇ ਅਤੇ ਮਣੀ ਲੈ ਕੇ ਸੁਖ ਪ੍ਰਾਪਤ 
ਕੀਤਾ। ਜਿਥੇ _ਉਸ _ਦਾ ਆਪਣਾ ਘਰ ਸੀ, ਉਥੇ _ਹੀ ਜਾ ਪਹੁੰਚਿਆ।੨0੪੩। 
ਸਤ੍ਰਾਜਿਤ ਨੇ _(ਇਸ ਘਟਨਾ ਦਾ) ਭੇਦ ਨ ਸਮਝ ਕੇ ਸਾਰਿਆਂ ਨੂੰ ਕਹਿ ਕੇ 


ਹੇ 
ਐਂ 
9; 
੬ 
(੫ 
ਤੱ 
ਐਂ 
3 


"ਤੂ ਪੱਤੇ ਤੇ ਭੂ ਕੇ 
ਰਿ 
ਹਰ 
ਕਹ 
ਹੈਂ 
੍ 
ਰ੍ ਬਰ 
੍ 
ਰੋਕੇ ਤਂ ਬਰ 


(ਤਾਂ) ਸਾਰੇ _ਬਲਵਾਨ _ਚੌਂਕ _ਪਏ।੨0੪੬। 


ਕੂ 
ਹੂ ਰ੍ 
ਤੂ 


ਹਾ 


੧੧ 
ਮੀ 
੨ 


ਉਥੇ ਰਿਛ ਦੀ ਪੈੜ ਵੇਖ ਕੇ ਸਿਰ ਨਿਵਾ ਕੇ ਸੋਚੀਂ ਪੈ ਗਏ। ਜਿਥੇ ਪੈੜ ਜਾਂਦੀ 
ਹੈ, ਉਥੇ ਹੀ ਪਗੜੀ ਹੋਵੇਗੀ, (ਇਹ ਸੋਚ ਕੇ ਸਾਰੇ) ਸੂਰਮੇ ਉਧਰ ਨੂੰ ਤੁਰ ਪਏ।੨0੪੭। 


ਸੀ _ਦਸਮ-ਗ੍ਰੰਥ _ਸਾਹਿਬ 


ਕਾਂਲਯੋਂ ਭਾ 
ਨਵੀਸਾ 
ਜਾ ਪ੍ਰਭ ਕੇ ਬਰੁ _ਦਾਨਿ ਦਏ ਅਸੁਰਾਰਿ ਜਿਤੇ ਸਭ ਦਾਨਵ ਭਾਗੇ। 
ਜਾ ਪ੍ਰਭ _ਸਤ੍ਰਨ ਨਾਸ ਕਯੋ ਸਸਿ ਸੂਰ ਥਪੇ ਫਿਰਿ ਕਾਰਜ ਲਾਗੇ। 
ਸੁੰਦਰ ਜਾਹਿ ਕਰੀ ਕੁਬਿਜਾ ਛਿਨ ਬੀਚ _ਸੁਗੈਧਿ ਲਗਾਵਤ ਬਾਂਗੇ। 
ਸੋ ਪੁਭੁ ਅਪਨੇ ਕਾਰਜ ਹੇਤੁ ਸੁ ਜਾਤ ਹੈ ਰੀਛ ਕੇ ਖੋਜਹਿ ਲਾਗੇ। ੨0੪੮। 


ਖੋਜ ਲੀਏ ਸਭ ਏਕੁ ਗੁਫਾ ਹੂ ਪੈ ਜਾਤ ਭਏ ਹਰਿ ਐਸੇ ਉਚਾਰਿਯੋ। 
ਹੈ ਕੋਊ ਸੂਰ ਧਸੈ ਇਹ ਬੀਚ ਨ ਕਾਹੂੰ ਬਲੀ ਪੁਰਖਤ ਸੰਭਾਰਿਯੋ। 
ਯਾ ਹੀ ਕੇ ਬੀਚ ਧਸਿਯੋ ਸੋਈ ਰੀਛ ਸਭੋ ਮਨ ਮੈ ਇਹ ਭਾਤਿ ਬਿਚਾਰਿਯੋ। 


ਕੋਊ ਕਹੈ ਨਹਿ ਯਾ ਮੈ ਕਹਿਯੋ ਹਰਿ ਰੇ ਹਮ ਖੋਜ ਇਹੀ ਮਹਿ ਡਾਰਿਯੋ। ੨0੪੯। 


ਕੋਊ ਨ ਬੀਰ ਗੁਫਾ ਮੈ ਧਸਿਯੋ ਤਬ ਆਪ ਹੀ ਤਾਹਿ ਮੈ ਸ੍ਯਾਮ ਗਯੋ_ਹੈ। 
ਭਾਲਕ ਲੈ ਸੁਧਿ ਬੀਚ ਗੁਫਾਹੂੰ ਕੈ ਜੁਧੁ ਕੋ _ਸਾਮੁਹੇ ਕੋਪ ਅਯੋ ਹੈ। 
ਸ੍ਯਾਮ ਜੂ ਸਯਾਮ ਭਨੈ ਉਹ ਸੋ ਦਿਨ ਦ੍ਰਾਦਸ ਬਾਹਨ ਜੁਧੁ ਕਯੋ_ਹੈ। 
ਜੁਧੁ ਇਤ ਜੁਗ ਚਾਰਨਿ ਮੈ ਨਹਿ ਹ੍ਹੋ ਹੈ ਕਬੈ ਕਬਹੂੰ ਨ ਭਯੋ ਹੈ। ੨0੫0। 


ਦ੍ਰਾਦਸ ਦਿਉਸ ਭਿਰੇ ਦਿਨ ਰੈਨ ਨਹੀ ਤਿਹ ਤੇ ਹਰਿ ਨੈਕੁ ਡਰਾਨੋ। 
ਲਾਤਨ ਮੂਕਨ ਕੋ ਅਤਿ ਹੀ ਫੁਨਿ ਤਉਨ ਗੁਫਾ ਮਹਿ ਜੁਧੁ ਮਚਾਨੋ। 
ਪਉਰਖ ਭਾਲਕ ਕੋ ਘਟਿ ਗਯੋ ਇਹ ਮੈ ਬਹੁ ਪਉਰਖ ਤਾ ਪਹਿਚਾਨੋ। 
ਜੁਧੁ ਕੋ _ਛਾਡ ਕੈ ਪਾਇ ਪਰਿਯੋ ਜਦੁਬੀਰ ਕੋ ਰਾਮ ਸਹੀ ਕਰਿ _ਜਾਨੋ। ੨0੫੧। 


ਪਾਇ _ਪਰਿਯੋ _ਘਿਘਿਆਨੋ ਘਨੋ ਬਤੀਯਾ ਅਤਿ ਦੀਨ ਹੂ ਯਾ ਬਿਧਿ _ਭਾਖੀ। 
ਹੋ ਤੁਮ ਰਾਵਨ ਕੇ ਮਰੀਆ ਤੁਮ ਹੀ ਪੁਨਿ ਲਾਜ ਦਰੋਪਤੀ ਰਾਖੀ। 
ਭੂਲ ਭਈ ਹਮ ਤੇ ਪ੍ਰਭ ਜੂ ਸੁ ਛਿਮਾ ਕਰੀਯੈ ਸਿਵ ਸੂਰਜ ਸਾਖੀ। 
ਯੌ ਕਹਿ ਕੈ ਦੁਹਿਤਾ ਜੁ ਹੁਤੀ ਸੋਊ ਲੈ ਬ੍ਰਿਜਨਾਥ ਕੇ ਅਗੂਜ ਰਾਖੀ। ੨0੫੨। 


ਉਤ ਜੁਧ ਕੈ ਸ੍ਯਾਮ ਜੂ ਬ੍ਯਾਹ ਕਯੋ ਇਤ ਹ੍ਹੈ ਕੈ ਨਿਰਾਸ ਏ ਧਾਮਨ ਆਏ। 
ਕਾਨ੍ਹ ਗੁਫਾ ਹੂੰ ਕੇ ਬੀਚ ਧਸੇ ਸੋਊ ਕਾਹੂੰ ਹਨੇ ਸੁ ਇਹੀ ਠਹਰਾਏ। 
ਨੀਰ ਢਰੈ ਭਟਵਾਨ ਕੀ ਆਖਿਨ ਲੋਟਤ ਹੈ ਚਿਤ ਮੈ ਦੁਖੁ ਪਾਏ। 


ਸੀਸ ਧੁਨੈ ਇਕ ਐਸੇ ਕਹੈ ਹਮ ਹੂੰ ਜਦੁਬੀਰ ਕੇ ਕਾਮ ਨ ਆਏ। ੨0੫੩। 


ਕ੍ਰਿਸਨਾਵਤਾਰ ੬੫੩ 


ਅਤੇ ਬਾਂਗ ਨੂੰ _ਸੁਗੰਧਿਤ ਕਰ ਦਿੱਤਾ _ਸੀ। 


੨॥ 
ਕਰ 
ਪੰ 
ਜੈ 
ਕੇ 
ਹੈ 
% 
ਜੈ 


(ਉਹ) ਬਾਰ੍ਹਾਂ ਰੋਜ਼ ਦਿਨ ਰਾਤ ਲੜਦੇ ਰਹੇ, (ਪਰ) ਉਸ _(ਰਿਛ) ਪਾਸੋਂ ਸ੍ਰੀ ਕ੍ਰਿਸ਼ਨ 
ਬਿਲਕੁਲ ਨਹੀਂ _ਡਰੇ। _ਫਿਰ ਉਨ੍ਹਾਂ ਨੇ _ਗੁਫਾ ਵਿਚ _ਲਤਾਂ ਅਤੇ _ਮੁਕਿਆਂ ਦਾ ਬਹੁਤ ਯੁੱਧ 
ਮਚਾਇਆ। _(ਇਤਨੇ ਵਿਚ) ਰਿਛ ਦਾ ਬਲ ਘਟ ਗਿਆ ਅਤੇ ਉਸ ਨੇ ਇਨ੍ਹਾਂ (ਸਹੀ ਕ੍ਰਿਸ਼ਨ) 
ਵਿਚਲੇ ਬਹੁਤ ਅਧਿਕ _ਬਲ ਨੂੰ ਪਛਾਣ _ਲਿਆ। ਯੁੱਧ ਨੂੰ ਛਡ ਕੇ ਪੈਰੀਂ ਪੈ ਗਿਆ ਅਤੇ 
ਸੀ ਕ੍ਰਿਸ਼ਨ ਨੂੰ _ਸਚਮੁਚ _ਰਾਮ _ਚੰਦਰ _ ਸਮਝ __ਲਿਆ।੨0੫੧। 


(ਰਿਛ) ਪੈਰੀਂ ਪੈ ਗਿਆ ਅਤੇ ਬਹੁਤ ਤਰਲੇ ਕੀਤੇ; ਉਸ ਨੇ _ਬਹੁਤ ਸਾਰੀਆਂ ਗੱਲਾਂ, 


ਸੀ _ਦਸਮ-ਗ੍ਰੰਥ _ਸਾਹਿਬ 


ਸੈਨ ਜਿਤੋ ਜਦੁਬੀਰ ਕੇ ਸੰਗ ਗਯੋ ਸੋਊ ਭੂਪ ਪੈ ਰੋਵਤ ਆਯੋ। 

ਭੂਪਤਿ ਦੇਖ ਦਸਾ ਤਿਨ ਕੀ ਅਤਿ ਹੀ ਅਪੁਨੇ ਮਨ ਮੈ ਦੁਖੁ ਪਾਯੋ। 

ਧਾਇ ਗਯੋ _ਬਲਿਭਦੂ ਪੈ _ਪੂਛਨ ਰੋਇ ਇਹੀ ਤਿਨ ਬੈਨ ਸੁਨਾਯੋ। 

ਕਾਨ੍ਹ ਗੁਫਾ ਕੇ ਬਿਖੈ ਧਸਿ ਕੈ ਤਿਹ ਤੇ ਬਹੁਰੇ ਨਹੀ ਬਾਹਰਿ ਆਯੋ। ੨0੫੪। 


ਹਲੀ ਲਾਲਾ 
ਹਵੀਯਾਂ 
ਕੈ ਲਰਿ ਕੈ ਅਰਿ ਕਾਹੂ ਕੇ ਸੈਗਿ ਤਨ ਆਪਨ ਕੋ ਜਮਲੋਕਿ ਪਠਾਯੋ। 
ਖੋਜਤ ਕੈ ਮਨਿ ਯਾ ਜੜ ਕੀ ਬਲਿ ਲੋਕਿ ਗਯੋ ਕੋਊ ਮਾਰਗ ਪਾਯੋ। 
ਕੈ ਮਨਿ ਲੈ ਇਹ ਭ੍ਰਾਤ ਕੇ ਪ੍ਰਾਨ ਗਯੋ ਜਮ ਲੈ ਤਿਨ ਲੈਨ ਕਉ ਧਾਯੋ। 
ਕੈ ਇਹ ਮੂਰਖ ਕੋ ਸੁ ਕੁਬੋਲ ਲਗਿਯੋ ਹੁਇ ਲਜਾਤੁਰ ਧਾਮਿ ਨ ਆਯੋ। ੨0੫੫। 


ਰੋਇ ਜਬੈ ਸੰਗ ਭੂਪਤਿ ਕੋ ਮੁਖ ਤੇ ਮੁਸਲੀ ਇਹ ਭਾਤਿ ਉਚਾਰਿਯੋ। 

ਤਉ ਸਤ੍ਰਾਜਿਤ ਕਉ ਮਿਲਿ ਕੈ ਸਭ ਜਾਦਵ _ਲਾਤਨ _ਮੂਕਨ ਮਾਰਿਯੋ। 

ਪਾਗ ਉਤਾਰ ਦਈ ਮੁਸਕੈ ਗਹਿ ਗੋਡਨ ਤੇ ਮਧਿ ਕੂਪ ਕੇ ਡਾਰਿਯੋ। 

ਛੋਡਬੋ ਤਾ ਕੇ ਕਹਿਯੋ ਨ ਕਿਹੂ ਸਭ ਹੂ ਤਿਹ ਕੋ ਬਧਬੋ ਚਿਤਿ ਧਾਰਿਯੋ। ੨0੫੬। 


ਕਾਨਰ ਕੀ ਜਬ ਏ ਬਤੀਯਾ ਪਭ ਕੀ ਸਭ _ਨਾਰਿਨ ਜਉ ਸੁਨਿ ਪਾਈ। 
ਰੋਵਤ ਭੀ ਕੋਊ ਭੂਮਿ ਪਰੀ ਗਿਰ ਪੀਟਤ ਭੀ ਕਰਿ ਕੈ ਦੁਚਿਤਾਈ। 
ਏਕ ਕਹੈ ਪਤਿ ਪ੍ਰਾਨ ਤਜੇ ਅਬ ਹੁਇ ਹੈ ਕਹਾ ਹਮਰੀ ਗਤਿ ਮਾਈ। 
ਅਉਰ _ਰੁਕਮਿਨਿ ਦੇਤ ਦਿਜੋਤਮ ਦਾਨ ਸਤੀ ਫੁਨਿ ਹੋਬੇ ਕਉ ਆਈ। ੨0੫੭। 


ਦੰਹਰ” 
ਬਸੁਦੇਵ ਅਰੁ ਦੇਵਕੀ ਦੁਬਿਧਾ ਚਿਤਹਿ _ਬਢਾਇ। 
ਪਭ ਗਤਿ ਦ੍ਰੈ ਬਿਧਿ ਹੇਰਿ ਕੈ ਬਰਜਿਓ ਰੁਕਮਿਨਿ ਆਇ। ੨0੫੮। 


ਸ਼ਵੰਯਾ 
ਪੁੜੂ ਬਧੂ ਹੂ ਕੋ ਦੇਵਕੀ ਆਇ ਸੁ ਸ੍ਯਾਮ ਭਨੈ ਬਿਧਿ ਯਾ ਸਮਝਾਯੋ। 
ਜੋ ਹਰਿ ਜੂਝ ਮਰੇ ਰਨ ਮੋ ਜਰਿਬੋ ਤੁਹਿ ਕੋ ਨਿਸਚੈ ਬਨਿ ਆਯੋ। 


ਜਉ ਮਨਿ ਢੂੰਢਤ ਯਾ ਜੜ ਕੀ ਬ੍ਰਿਜਨਾਥ _ਘਨੇ ਪੁਨਿ ਕੋਸ ਸਿਧਾਯੋ। 
ਤਾ ਤੇ ਰਹੋ ਚੁਪਿ ਕੈ ਸੁਧਿ ਲੈ ਅਰੁ ਯੋ ਕਹਿ ਪਾਇਨ ਸੀਸ ਝੁਕਾਯੋ। ੨0੫੯। 


ਕ੍ਰਿਸਨਾਵਤਾਰ ੬੫੫ 


ਜਿਤਨੀ ਸੈਨਾ ਸ੍ਰੀ ਕ੍ਰਿਸ਼ਨ ਦੇ ਨਾਲ ਗਈ ਸੀ, _ਉਹ (ਸਾਰੀ) ਰੋਂਦੀ ਹੋਈ ਰਾਜਾ 
(ਉਗ੍ਰਸੈਨ) ਪਾਸ ਆ ਗਈ। ਰਾਜੇ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਮਨ ਵਿਚ ਬਹੁਤ ਦੁਖ 
ਪਾਇਆ। _ (ਰਾਜਾ) ਭਜ ਕੇ _ਪੁਛੌਣ ਲਈ _ਬਲਰਾਮ ਕੋਲ ਗਿਆ। ਉਸ ਨੇ ਵੀ ਰੋਂ ਕੇ 
ਇਹੀ _ਬਚਨ _ਸੁਣਾਏ ਕਿ ਕ੍ਰਿਸ਼ਨ ਗੁਫਾ ਵਿਚ ਵੜ ਕੇ ਫਿਰ ਉਸ ਤੋਂ ਬਾਹਰ ਨਹੀਂ 


ਆ7[ਇਆ।੨0੫੪। 


ਜਾਂ ਤਾਂ ਕਿਸੇ ਵੈਰੀ ਨਾਲ ਲੜ ਕੇ (ਸ੍ਰੀ ਕ੍ਰਿਸ਼ਨ ਨੇ) ਆਪਣਾ ਸ਼ਰੀਰ _ਯਮਲੋਕ 
ਦਿੱਤਾ ਹੈ। ਜਾਂ ਇਸ ਮੂਰਖ ਦੀ ਮਣੀ ਨੂੰ ਖੋਜਦਿਆਂ ਹੋਇਆ (ਰਾਜਾ) ਬਲਿ ਦੇ ਲੋਕ 


ਭੇਜ 

ਦਾ ਕੋਈ ਮਾਰਗ ਲਭ _ਲਿਆ ਹੈ। ਜਾਂ ਇਸ ਦੇ ਭਰਾ ਦੇ ਪ੍ਰਾਣ ਅਤੇ ਮਣੀ ਨੂੰ ਯਮ ਲੈ 
ਗਿਆ ਹੈ, ਉਨ੍ਹਾਂ ਨੂੰ ਲਿਆਉਣ ਲਈ (ਉਥੇ) ਚਲਾ ਗਿਆ ਹੈ। ਜਾਂ ਇਸ ਮੂਰਖ ਦੇ ਕੁਬੋਲ 
(ਉਸ ਨੂੰ) ਲਗ ਗਏ ਹਨ ਅਤੇ ਲਜਾ ਦਾ ਮਾਰਿਆ ਘਰ ਨਹੀਂ ਆਇਆ _ਹੈ।੨0੫੫। 


ਜਦ ਰਾਜਾ _(ਉਗ੍ਸੈਨ) _ਪਾਸ _ਬਲਰਾਮ _ਨੇ ਰੋਂਦੇ ਹੋਇਆਂ ਇਸ ਤਰ੍ਹਾਂ ਕਿਹਾ, ਤਦ 
ਸਾਰੇ ਯਾਦਵਾਂ ਨੇ ਮਿਲ ਕੇ ਸਤ੍ਰਾਜਿਤ ਨੂੰ _ਲਤਾਂ ਅਤੇ _ਮੁਕਿਆਂ ਨਾਲ _ਕੁਟਿਆ। ਪਗ _ਉਤਾਰ 
ਕੇ _ਮੁਸ਼ਕਾਂ (ਬੰਨ੍ਹ) ਦਿੱਤੀਆਂ ਅਤੇ ਗੋਡਿਆਂ ਤੋਂ ਪਕੜ _ਕੇ ਖੂਹ _ਵਿਚ _ਸੁਟ ਦਿੱਤਾ। ਕਿਸੇ 
ਨੇ ਉਸ ਨੂੰ ਛੱਡਣ ਲਈ ਨ ਕਿਹਾ, (ਸਗੋਂ) ਸਭ ਨੇ ਉਸ ਨੂੰ ਮਾਰ ਸੁਟਣ (ਦਾ ਵਿਚਾਰ) 
ਚਿਤ ਵਿਚ ਧਾਰ _ਲਿਆ।੨0੫੬। 


ਕ੍ਰਿਸ਼ਨ ਦੀਆਂ ਇਹ ਗੱਲਾਂ ਜਦ ਸ੍ਰੀ ਕ੍ਰਿਸ਼ਨ ਦੀਆਂ _ਸਾਰੀਆਂ ਨਾਰੀਆਂ ਨੇ _ਸੁਣ 


ਦਿੱਤੇ ਹਨ, ਹੇ ਮਾਤਾ! ਹੁਣ ਸਾਡਾ ਕੀ ਹਾਲ ਹੋਵੇਗਾ। (ਅਤੇ) ਰੁਕਮਨੀ ਨੇ ਸ੍ਰੇਸ਼ਠ ਬ੍ਰਾਹਮਣਾਂ 
ਨੂ ਹਨ 


ਬਸੁਦੇਵ ਅਤੇ _ਦੇਵਕੀ ਦੇ ਚਿਤ ਵਿਚ ਦੁਬਿਧਾ ਵਧ _ਗਈ। ਸ੍ਰੀ ਕ੍ਰਿਸ਼ਨ ਦੀ ਦੋ- 
ਪਾਸੀ _(ਲੌਕਿਕ ਤੇ _ਪਰਲੌਕਿਕ) ਗਤਿ ਵੇਖ ਕੇ ਰੁਕਮਨੀ ਨੁੰ ਆ ਕੇ (ਸਤੀ 
ਵਰਜਿਆ।੨0੫੮। 


ਨਾਵੀੰਯਾ 


ਦਿੱਤਾ।੨0੫੯। 


ਸੀ _ਦਸਮ-ਗ੍ਰੰਥ _ਸਾਹਿਬ 


ਐਸੋ ਸਮੋਧ ਕੈ ਪੁਤ੍ਰ ਬਧੂ ਕੋ ਭਵਾਨੀ ਕੋ ਪੈ ਤਿਨ ਜਾਇ ਮਨਾਯੋ। 

ਠਾਈਸ ਦਿਵਸ ਲਉ ਸੇਵ ਕਰੀ ਤਿਹ ਕੀ ਤਿਹ ਕੋ ਅਤਿ ਹੀ ਰਿਝਵਾਯੋ। 

ਰੀਝਿ ਸਿਵਾ ਤਿਨ ਪੈ ਤਬ ਹੀ ਕਬਿ ਸ੍ਯਾਮ ਇਹੀ ਬਰੁਦਾਨ ਦਿਵਾਯੋ। 

ਆਇ ਹੈ ਸ੍ਯਾਮ ਨ ਸੋਕ ਕਰੋ ਤਬ ਲਉ ਹਰਿ ਲੀਨੇ ਤ੍ਰੀਆ ਮਨਿ ਆਯੋ। ੨0੬0। 


ਕਾਨ੍ਹ ਕੋ ਹੇਰਿ ਤ੍ਰੀਆ ਮਨਿ ਕੇ ਜੁਤ ਸੋਕ ਕੀ ਬਾਤ ਸਭੈ ਬ਼ਿਸਰਾਈ। 
ਡਾਰਿ ਕਮੰਡਲ ਮੈ ਜਲੁ ਸੀਤਲ ਮਾਇ ਪੀਯੋ _ਪੁਨਿ ਵਾਰ ਕੈ ਆਈ। 
ਜਾਦਵ ਅਉਰ ਸਭੈ ਹਰਖੈ ਅਰੁ `ਬਾਜਤ ਭੀ ਪੁਰ ਬੀਚ _ਬਧਾਈ। 
ਅਉਰ ਕਹੈ ਕਬਿ ਸਯਾਮ ਸਿਵਾ ਸੁ ਸਭੋ _ਜਗਮਾਇ ਸਹੀ _ਠਹਰਾਈ। ੨0੬੧ 


/ਇੱਤ ਲਾਸਵੰਤ ਕੰ ਲੱਤ ਕੈ ਛਾਹਤਾ /ਤਲ ਕੀ ਅੰਨੇ ਆੰਹਤ /ਨੋਆਵਤ ਭਣ/ 


ਹਾਵੀਯਾਂ 
ਹੇਰ ਕੈ ਸ੍ਯਾਮ ਸਤ੍ਰਾਜਿਤ ਕਉ ਮਨਿ ਲੈ ਕਰ ਮੈ ਫੁਨਿ ਤਾ ਸਿਰ ਮਾਰੀ। 
ਜਾ ਹਿਤ ਦੋਸ ਦਯੋ ਸੋਈ ਲੈ ਜੜ ਕੋਪ ਭਰੇ ਇਹ ਭਾਤਿ ਉਚਾਰੀ। 
ਚਉਕਿ ਕਹੈ ਸਭ ਜਾਦਵ ਯੌ_ਸੁ _ਪਿਖੋ ਰਿਸਿ ਕੈਸੀ ਕਰੀ ਗਿਰਧਾਰੀ। 
ਸੋ ਇਹ ਭਾਤਿ ਕਬਿਤਨ ਬੀਚ _ਕਥਾ ਜਗ _ਮੈ ਕਬ ਸ੍ਯਾਮ _ਬਿਥਾਰੀ। ੨0੬੨। 


ਹਾਥਿ ਰਹਿਓ ਮਨਿ ਕੋ ਧਰਿ ਕੈ ਤਿਨਿ ਨੈਕੁ ਨ ਕਾਹੂ ਕੀ ਓਰਿ ਨਿਹਾਰਿਓ। 
ਲਜਿਤ ਹ੍ਹੈ ਖਿਸਿਯਾਨੋ ਘਨੋ ਦੁਬਿਧਾ ਕਰਿ ਧਾਮ ਕੀ ਓਰਿ ਸਿਧਾਰਿਓ। 

ਬੈਰ ਪਰਿਯੋ _ਹਮਰੋ ਹਰਿ ਸੋ ਰੁ ਕਲੰਕ ਚੜਿਯੋ ਗਯੋ _ਭ੍ਰਾਤੂ _ਮਾਰਿਓ। 

ਭੀਰ ਪਰੀ ਤੇ ਅਧੀਰ ਭਯੋ _ਦੁਹਿਤਾ ਦੇਉ ਸਯਾਮ ਇਹੀ ਚਿਤਿ ਧਾਰਿਓ। ੨0੬੩। 


ਅਥ _ਸਤ੍ਰਾਜਿਤ ਕੀ ਦੁਹਿਤਾ ਕੋ _ਬ੍ਯਾਹ ਕਥਨੰ 
ਯਾ 
ਬੋਲਿ ਦਿਜੋਤਮ ਬੇਦਨ ਕੀ ਬਿਧਿ ਜੈਸ ਕਹੀ ਤਿਸ ਬ੍ਯਾਹ _ਰਚਾਯੋ। 
ਸਤਿ ਭਾਮਨਿ ਕੋ ਕਬਿ ਸ੍ਯਾਮ ਭਨੈ ਜਿਹ ਕੋ ਸਭ ਲੋਗਨ ਮੈ ਜਸੁ _ਛਾਯੋ। 
ਪਾਵਤ ਹੈ ਉਪਮਾ ਲਛਮੀ ਕੀ ਨ ਤਾ ਸਮ ਯੋ ਕਹਿਬੋਂ ਬਨਿ ਆਯੋ। 
ਤਾਹੀ ਕੇ ਬ੍ਯਾਹਨ ਕਾਜ ਸੁ ਦੈ ਮਨਿ ਮਾਨਿ ਭਲੈ ਘਨਿ ਸ੍ਯਾਮ ਬੁਲਾਯੋ। ੨0੬੪। 


ਕ੍ਰਿਸਨਾਵਤਾਰ ੬੫੭ 


ਹਾ 
ਗਰ % 


(ਦੁਰਗਾ) ਦੀ ਪੂਜਾ _ਕਰਨੀ ਆਰੰਭ _ਕੀਤੀ। _ਉਸ ਦੀ _ਅਠਾਈ 


ਦੇ ਸਿਰ ਵਿਚ ਮਾਰੀ ਅਤੇ ਰ੍ਰੋਧ ਨਾਲ ਭਰ ਕੋ ਇਸ ਤਰ੍ਹਾਂ `ਕਿਹਾ--ਹੋ ਮੂਰਖ! ਜਿਸ _ਲਈ 


ੋਰ] 


(ਤੋ ਮੇਰੇ ਉਤੇ) ਦੋਸ਼ ਲਾਇਆ ਸੀ, ਉਸ (ਮਣੀ) ਨੂੰ ਸਾਂਭ _ਲੈ। ਸਾਰੇ ਯਾਦਵ ਚੌਂਕ ਕੇ 


ਕਹਿਣ ਲਗੇ--ਵੇਖੋ, ਕ੍ਰਿਸ਼ਨ ਨੇ ਕਿਸ ਤਰ੍ਹਾਂ ਦਾ ਕ੍ਰੋਧ ਕੀਤਾ ਹੈ। ਉਸ ਕਥਾ ਨੂੰ `ਇਸ ਤਰ੍ਹਾਂ 


ਕਬਿੱਤਾਂ (ਕਵਿਤਾ) ਵਿਚ _ਰਚ ਕੇ ਕਵੀ ਸ਼ਿਆਮ ਨੇ ਜਗਤ ਵਿਚ _ਪੁਸਾਰਿਤ ਕੀਤੀ 
ਹੰ।੨0੬੨। 

ਹੱਥ _ਵਿਚ ਮਣੀ ਨੂੰ ਧਾਰਨ ਕਰ ਕੇ (ਸਤ੍ਰਾਜਿਤ _ਖੜੋਤਾ) ਰਿਹਾ ਅਤੇ ਕਿਸੇ ਵਲ 
ਬਿਲਕੁਲ ਨਹੀਂ _ਵੇਖਿਆ। _ਲਜਿਤ ਹੋਕੇ ਬਹੁਤ _ਖਿਝਿਆ ਅਤੇ ਦੁਬਿਧਾ _ਦਾ _ਗੁਸਿਆ 
ਘਰ ਨੂੰ ਚਲਾ ਗਿਆ। ਮੇਰਾ ਸ੍ਰੀ ਕ੍ਰਿਸ਼ਨ ਨਾਲ ਵੈਰ ਧੈ ਗਿਆ ਹੈ ਅਤੇ (ਮੌਥੇ ਉਤੇ) ਕਲੈਕ 
ਲਗ ਗਿਆ ਹੈ। (ਇਸ ਤੋਂ ਇਲਾਵਾ) ਭਰਾ ਵੀ ਮਾਰਿਆ ਗਿਆ ਹੈ। ਸੰਕਟ ਪੈਣ ਤੇ 
(ਉਸ ਦਾ) ਧੀਰਜ _ਖੁਤਮ ਹੋ ਗਿਆ। (ਫਿਰ) ਮਨ ਵਿਚ ਇਹ ਸੋਚਿਆ ਕਿ ਸ੍ਰੀ ਕ੍ਰਿਸ਼ਨ 
ਨੂੰ ਧੀ (ਦਾ ਡੋਲਾ) ਦੇ ਦਿਆਂ (ਇਸ ਨਾਲ ਸਾਰੇ ਸੰਕਟ ਟਲ _ਜਾਣਗੇ)।੨0੬੩। 

ਹੁਣ ਸਤ੍ਰਾਜਿਤ ਦੀ ਪੁੱਤਰੀ ਦੇ ਵਿਆਹ ਦਾ ਕਥਨ 

੭ਾਵੰਯ੍ਾ 

ਸੈਸ਼ਨ ਬ੍ਰਾਹਮਣਾਂ ਨੂੰ ਬੁਲਾ ਕੇ ਜਿਸ ਤਰ੍ਹਾਂ ਵੇਦਾਂ ਦੀ ਵਿਧੀ ਕਹੀ ਗਈ ਹੈ, ਉਸ 
ਤਰ੍ਹਾਂ _(ਸਤ੍ਰਾਜਿਤ ਨੇ ਪੁੱਤਰੀ ਦਾ) ਵਿਆਹ _ਕੀਤਾ। _ਕਵੀ ਸ਼ਿਆਮ _ਕਹਿੰਦੇ ਹਨ, _(ਸਤ੍ਰਾਜਿਤ 
ਦੀ ਪੁੱਤਰੀ) _ਸਤਿਭਾਮਾ ਜਿਸ _ਦਾ ਯਸ਼ _ਸਾਰਿਆਂ ਲੋਕਾਂ ਵਿਚ ਪਸਰਿਆ ਹੋਇਆ ਹੈ, ਉਹ 
ਲੱਛਮੀ _ਜਿਤਨੀ ਸ਼ੋਭਾ ਪਾਉਂਦੀ ਹੈ, (ਸਗੋਂ) ਇਸ ਤਰ੍ਹਾਂ ਕਹਿਣਾ ਬਣਦਾ ਹੈ ਕਿ (ਲੱਛਮੀ 
ਵੀ) ਉਸ ਵਰਗੀ ਨਹੀਂ ਹੈ। ਉਸ _(ਸਤਿਭਾਮਾ) ਦੇ ਵਿਆਹ ਦੇ ਕਾਜ ਲਈ, ਮਣੀ ਭੇਟਾ 
ਕਰ ਕੇ, ਬਹੁਤ ਆਦਰ _ਨਾਲ _(ਸਤ੍ਰਾਜਿਤ ਨੇ) ਸ੍ਰੀ ਕ੍ਰਿਸ਼ਨ ਨੂੰ (ਆਪਣੇ _ ਘਰ) 
ਬੁਲਾਇਆ।੨0੬੪। 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਰੀ ਬ੍ਰਿਜਨਾਥ ਸੁਨੇ _ਬਤੀਯਾ _ਸੁਭ _ਸਾਜਿ _ਜਨੇਤ ਜਹਾ ਕੋ _ਸਿਧਾਏ। 
ਆਵਤ ਸੋ ਸੁਨਿ ਕੈ ਪ੍ਰਭੁ ਕੋ ਸਭ ਆਗੇ ਹੀ ਤੇ ਮਿਲਿਬੇ ਕਉ ਧਾਏ। 
ਆਦਰ ਸੰਗ _ਲਵਾਇ ਕੈ ਜਾਇ ਬ੍ਯਾਹ ਕੀਯੋ __ਦਿਜ ਦਾਨ _ਦਿਵਾਏ। 
ਐਸੇ ਬਿਵਾਹ ਪ੍ਰਭੂ ਸੁਖੁ ਪਾਇ ਤ੍ਰੀਯਾ ਸੰਗ ਲੈ ਕਰਿ ਧਾਮਹਿ ਆਏ। ੨0੬੫। 


ਇਤ /#ਵਾਨ_ ਸੰਮਰਨ ਹੌਤ ਭ੍ਯ/ 
ਲਛੀਆ ਗ੍ਰਿਹ ਪੁਸੰਗ 
ਮਾਵੀਲ” 
ਤਉ ਹੀ ਲਉ ਐਸੋ ਸੁਨੀ ਬਤੀਯਾ ਲਛੀਆ ਗ੍ਰਿਹਿ ਮੈ ਸੁਤ ਪੰਡੂ ਕੇ ਆਏ। 
ਗਾਇ ਸਮੇਤ ਸਭੋ ਮਿਲਿ _ਕੌਰਨ ਚਿਤ ਬਿਖੈ ਕਰੂਨਾ ਨ _ਬਸਾਏ। 
ਐਸੇ ਬਿਚਾਰ ਕੀਓ ਚਿਤ ਮੈ ਸੁ ਤਹਾ ਕੋ ਚਲੈ ਸਭ ਬਿਸਨੁ ਬੁਲਾਏ। 
ਐਸੇ _ਬਿਚਾਰ ਸੁ ਸਾਜ ਕੈ ਸ੍ਯੰਦਨ ਸ੍ਰੀ ਬ੍ਰਿਜਨਾਥ ਤਹਾ ਕੋ _ਸਿਧਾਏ। ੨0੬੬। 


ਕਾਨ੍ਹ ਚਲੇ ਉਤ ਕਉ ਜਬ ਹੀ ਬਰਮਾਕ੍ਰਿਤ ਤੋ ਇਤ ਮੰਤ੍ਰ _ਬਿਚਾਰਿਯੋ। 
ਲੈ ਅਕੂਰ ਕਉ ਆਪਨੇ ਸੰਗ ਕਹਿਯੋ ਅਰੇ ਕਾਨ੍ਹ ਕਹੂੰ ਕਉ ਪਧਾਰਿਯੋ। 
ਛੀਨ ਲੈ ਯਾ ਤੇ ਅਰੇ ਮਿਲਿ ਕੈ ਮਨਿ ਐਸੇ ਬਿਚਾਰ ਕੀਯੋ ਤਿਹ ਮਾਰਿਯੋ। 
ਲੈ ਬਰਮਾਕ੍ਰਿਤ ਵਾ ਬਧ ਕੈ ਮਨਿ ਆਪਨੇ ਧਾਮ ਕੀ ਓਰਿ ਸਿਧਾਰਿਯੋ। ੨0੬੭। 


ਚੱਪਣ/ 
ਸਤਿ ਧੰਨਾ ਭੀ ਸੈਗਿ ਰਲਾਯੋ। ਜਬ _ਸਤ੍ਰਾਜਿਤ ਕੋ ਤਿਨ ਘਾਯੋ। 
ਏ ਤਿਹ ਬਧ ਕੈ ਡੇਰਨ ਆਏ। ਉਤੈ ਸੈਦੇਸ ਸਯਾਮ ਸੁਨਿ ਪਾਏ। ੨0੬੮। 


ਟੁਤਾ ਬਾਲਾ ਕਾਨੂ ਸੋਂ 
ਚੱਪਣਾ 
ਸੋ_ਦੂਤਨ ਬੈਨ ਉਚਾਰੇ। _ਸਤ੍ਰਾਜਿਤ _ਕ੍ਰਿਤਬਰਮਾ ਮਾਰੇ। 
ਧਨ ਛੀਨਿ ਤਾਹਿ ਤੇ ਲਯੋ। ਤੋਹਿ ਤੂਰੀਆ ਕੋ ਅਤਿ ਦੁਖੁ ਦਯੋ। ੨0੬੯। 
ਜਦੁਪਤਿ ਇਹ ਬਿਧਿ ਸੁਨਿ ਪਾਯੋ। ਛੋਰਿ ਅਉਰ ਸਭ _ਕਾਰਜ ਆਯੋ। 
ਆਵਨ _ਕ੍ਰਿਤਬਰਮੈ _ਜਾਨੀ। _ਸਤਿਧੰਨਾ ਸੋ ਬਾਤ _ਬਖਾਨੀ। ੨0੭0। 


ਕੇ ॥ 3ੋ% 


੭/=ਲ 


ਕਹੁ _ਸਤਿਧੰਨਾ ਬਾਤ ਅਬੈ ਹਮ ਕਿਆ ਕਰੈ। 

ਕਹੋ ਪਰੈ ਕੈ ਜਾਇ ਕਹੋ ਲਰਿ ਕੈ ਮਰੈ। 

ਦੁਇ ਮੈ ਇਕ ਮੁਹਿ ਬਾਤ ਕਹੋ ਸਮਝਾਇ ਕੈ। 

ਹੋ ਕੇ ਉਪਾਇ ਕੈ ਸ੍ਯਾਮਹਿ ਮਾਰੈ ਜਾਇ ਕੈ। ੨0੭੧। 


ਕ੍ਰਿਸਨਾਵਤਾਰ ੬੫੯ 


ਲਛਿਆ ਗ੍ਰਿਹ ਪੁਸੰਗ 


ਤਾਂ ਬਰਮਾਕ੍ਰਿਤ (ਕ੍ਰਿਤਵਰਮਾ) ਨੇ ਇਹ 
ਲੈ ਕੇ ਕਿਹਾ--ਓਇ! ਕ੍ਰਿਸ਼ਨ ਕਿਧਰੇ 
ਚਲਿਆ ਗਿਆ ਹੈ। ਇਸ ਲਈ ਅਸੀਂ (ਦੋਵੇਂ) ਮਿਲ ਕੇ ਇਸ (ਸਤ੍ਰਾਜਿਤ) ਤੋਂ ਮਣੀ ਖੋਹ 


) 
ਨੇ) ਉਸ _(ਸਤ੍ਰਾਜਿਤ) ਨੂੰ ਮਾਰ _ਦਿੱਤਾ। _ਉਸ 


ਲਈਏ। _ ਅਜਿਹਾ _ਵਿਚਾਰ _ਕਰ _ਕੇ (ਉਨ੍ਹਾਂ ਨੂ 
ਨੂੰ ਮਾਰ _ਕੇ ਅਤੇ ਮਣੀ ਲੈ ਕੇ ਬਰਮਾਕ੍ਰਿਤ ਆਪਣੇ _ਘਰ _ ਵਲ _ਚਲਾ _ਗਿਆ।੨0੬੭। 


ਸਤਿਧੰਨਾ (ਨਾਂ ਦਾ ਯੋਧਾ) ਵੀ _ਨਾਲ ਗਿਆ ਸੀ ਜਦੋਂ ਉਨ੍ਹਾਂ ਨੇ _ਸਤ੍ਰਾਜਿਤ 
ਮਾਰਿਆ _ਸੀ। _ਇਹ ਤਿੰਨੋ (ਉਸ ਨੂੰ) ਮਾਰ ਕੇ (ਆਪਣੇ) ਡੇਰੇ ਵਲ ਆਏ ਅਤੇ ਉਧਰ 
ਸੀ ਕ੍ਰਿਸ਼ਨ ਨੇ ਵੀ ਸੁਨੇਹਾ ਸੁਣ _ਲਿਆ।੨0੬੮। 
ਦੱਖਣ 


ਸ੍ਰੀ ਕ੍ਰਿਸ਼ਨ ਪ੍ਰਤਿ ਦੂਤਾਂ ਨੇ _ਬਚਨ _ਕਹੇ ਕਿ _ਸਤ੍ਰਾਜਿਤ ਨੂੰ _ਬਰਮਾਕ੍ਰਿਤ ਨੇ 
ਨੂੰ 


0੨੧੨ 


ਚ = ਘ 


ਦਿੱਤਾ ਹੈ। _ਉਸ ਕੋਲੋਂ _ਮਣੀ ਰੂਪ ਧਨ ਖੋਹ _ਲਿਆ ਹੈ ਅਤੇ ਤੁਹਾਡੀ ਇਸਤਰੀ 
ਦੁਖ ਦਿੱਤਾ ਹੈ।੨0੬੯। 


ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸੁਣ ਲਿਆ, (ਤਦ) ਹੋਰ ਸਾਰੇ 
ਆ ਗਏ। ਕ੍ਰਿਸ਼ਨ ਦੇ ਆਉਣ (ਦੀ ਸੂਚਨਾ) _ਬਰਮਾਕ੍ਰਿਤ ਨੂੰ ਮਿਲ ਗਈ 
ਸਤਿਧੰਨਾ ਨੂੰ ਇਹ ਗੱਲ _ਦਸੀ।੨0੭0। 
੭%7ਤਲ 


ਹੇ ਸਤਿਧੰਨਾ! ਹੁਣ ਗੱਲ ਦਸ, ਮੈਂ ਕੀ ਕਰਾਂ। ਕਹੇਂ (ਤਾਂ) ਜਾ ਕੇ (ਪੈਰੀ) ਧੈ ਜਾਵਾਂ, 
ਕਹੇ (ਤਾਂ) ਲੜ ਕੇ ਮਰ ਜਾਵਾਂ। ਦੋਹਾਂ ਵਿਚ ਇਕ ਗੱਲ ਮੈਨੂੰ ਸਮਝਾ ਕੇ ਕਹਿ। (ਹੇ ਭਾਈ!) 
ਕੋਈ ਅਜਿਹਾ ਉਪਾ ਹੈ ਕਿ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਮਾਰ ਦੇਵਾਂ।੨0੭੧। 


੬੬0 


ਸੀ _ਦਸਮ-ਗ੍ਰੰਥ _ਸਾਹਿਬ 


ਕ੍ਰਿਤਬਰਮਾ ਕੀ ਬਾਤ ਸੁਨਤ ਤਿਨਿ ਯੌ ਕਹਿਯੋ। 

ਜਦੁਪਤਿ ਬਲੀ ਪ੍ਰਚੰਡ _ਹਨਿਯੋ _ਅਰਿ ਜੋ _ਚਹਿਯੋ। 

ਤਾ ਸੋ ਹਮ ਪੈ ਬਲ ਨ ਲਰੈ ਪੁਨਿ ਜਾਇ ਕੈ। 

ਹੋ ਕੰਸ ਸੇ ਛਿਨ ਮੈ ਮਾਰਿ ਦਏ ਸੁਖ ਪਾਇ ਕੈ। ੨0੭੨। 

ਬਤੀਆ ਸੁਨਿ ਤਿਹ ਕੀ ਅਕੂਰ ਪੈ ਆਯੋ। 

ਪ੍ਰਭੁ ਦੁਬਿਧਾ ਕੋ ਭੇਦ ਸੁ ਤਾਹਿ ਸੁਨਾਯੋ। 

ਤਿਨ ਕਹਿਯੋ ਅਬ ਸੁਨਿ ਤੇਰੋ ਤਿਹੀ ਉਪਾਇ ਹੈ। 

ਹੋ ਪ੍ਰਭ ਤੇ ਬਚ ਹੈ ਸੋਊ ਜੁ ਪ੍ਰਾਨ ਬਚਾਇ ਹੈ। ੨0੭੩। 

ਹਾਵੀਯਾਂ 

ਦੈ ਮਨਿ ਤਾਹਿ ਉਦਾਸ ਭਯੋ ਕਿਹ ਓਰਿ ਭਜੋ ਚਿਤ ਮੈ ਇਹ ਧਾਰਿਯੋ। 
ਮੈ ਅਪਰਾਧ ਕੀਓ ਹਰਿ ਕੋ ਮਨਿ ਹੇਤੁ ਬਲੀ ਸਤ੍ਰਾਜਿਤ ਮਾਰਿਯੋ। 
ਤਾਹਿ ਕੇ ਹੇਤੁ ਗੁਸਾ ਕਰਿ ਸ੍ਯਾਮ ਸਭੇ ਅਪਨੋ ਪੁਰਖਤ ਸੰਭਾਰਿਯੋ। 
ਜਉ ਰਹਿ ਹਉ ਤਊ ਮਾਰਤ ਹੈ ਏਹ ਕੈ ਡਰੁ ਉਤਰ ਓਰਿ ਸਿਧਾਰਿਯੋ। ੨0੭੪। 


ਦੰਹਰਾ 
ਸਤਿਧੰਨਾ ਮਨਿ ਲੈ ਜਹਾ ਭਜ ਗਯੋ ਤ੍ਰਾਸ _ਬਢਾਇ। 
ਸ੍ਯੰਦਨ ਪੈ ਚੜਿ ਸ੍ਯਾਮ ਜੂ ਤਹ ਹੀ ਪਹੁੰਚਿਯੋ ਜਾਇ। ੨0੭੫। 
ਪਾਵ _ਪਿਆਦੋ ਸਤਰ ਹੋਇ” ਭਜਿਯੋ ਸੁ ਤ੍ਰਾਸ ਬਢਾਇ। 
ਤਬ ਜਦੁਬੀਰ ਕ੍ਰਿਪਾਨ ਸੋ ਮਾਰਿਯੋ ਤਾ ਕੋ _ਜਾਇ। ੨0੭੬। 
ਖੋਜਤ ਭਯੋ ਤਿਹ ਮਾਰ ਕੈ ਮਨਿ ਨਹੀ ਆਈ ਹਾਬਿ। 
ਮਨਿ ਨਹੀ ਆਈ ਹਾਥਿ ਯੌ ਕਹਿਯੋ ਹਲੀ ਕੇ ਸਾਥ। ੨0੭੭। 
ਹਾਵੀਯਾਂ 
ਐਸੇ ਲਖਿਯੋ _ਮੁਸਲੀ ਮਨ ਮੈ ਸੁ ਪ੍ਰਭੂ ਹਮ ਤੇ ਮਨਿ ਆਜ ਛਪਾਈ। 
ਲੈ ਅਕੂਰ ਬਨਾਰਸ ਗਯੋ ਮਨਿ ਕਉ ਤਿਹ ਕੀ ਨ ਕਛੂ ਸੁਧਿ ਪਾਈ। 
ਸ੍ਯਾਮ ਜੂ ਮੋ ਇਕ ਸਿਖ੍ਯ ਹੈ ਭੂਪਤਿ ਜਾਤ ਤਹਾ ਹਉ ਸੋ _ਸੁਨਾਈ। 
ਯੌ _ਬਤੀਯਾ _ਕਹਿ _ਜਾਤ _ਰਹਿਯੋ ਜਦੁਬੀਰ ਕੀ ਕੈ ਮਨ ਮੈ ਦੁਚਿਤਾਈ। ੨0੭੮। 
ਦੰਹਰਾ 
ਜਉ ਮੁਸਲੀ ਤਿਹ ਪੈ ਗਯੋ ਤਉ ਭੂਪਤਿ ਸੁਖੁ ਪਾਇ। 
ਲੈ ਅਪੁਨੇ ਤਿਹ ਧਾਮ ਗਯੋ ਆਗੇ ਹੀ ਤੇ ਆਇ। ੨0੭੯। 


ਗਦਾ ਜੁਧ ਮੈ ਅਤਿ ਚਤੁਰੁ ਯੌ ਸਭ ਤੇ ਸੁਨਿ ਪਾਇ। 
ਤਬੈ _ਦੁਰਜੋਧਨ _ਹਲੀ ਤੇ ਸਭ _ਸੀਖੀ ਬਿਧਿ ਆਇ। ੨0੮0। 


ਕ੍ਰਿਸਨਾਵਤਾਰ ੬੬੧ 


ਕ੍ਰਿਤਬਰਮਾ ਦੀ ਗੱਲ ਸੁਣ ਕੇ ਉਸ ਨੇ ਇਸ ਤਰ੍ਹਾਂ ਕਿਹਾ--ਕ੍ਰਿਸ਼ਨ ਪ੍ਰਚੰਡ ਬਲਵਾਨ 
ਹੈ, ਜਿਸ ਵੈਰੀ ਨੂੰ ਚਾਹਿਆ (ਉਸ ਨੇ ਮਾਰ ਦਿੱਤਾ ਹੈ)। ਫਿਰ ਸਾਡੇ ਵਿਚ ਉਸ ਨਾਲ 
ਜਾ ਕੇ ਲੜਨ ਦਾ ਬਲ ਨਹੀਂ ਹੈ। (ਹੇ ਭਾਈ!) ਉਸ ਨੇ ਛਿਣਾਂ ਵਿਚ ਕੰਸ ਨੂੰ ਮਾਰ ਕੇ 
ਸੁਖ ਪਾਇਆ _ਹੈ।੨0੭੨। 

ਉਸ _ਦੀਆਂ ਗੱਲਾਂ ਸੁਣ ਕੇ _(ਬਰਮਾਕ੍ਰਿਤ) _ਅਕਰੂਰ _ਕੋਲ _ਆਇਆ। _ ਸ੍ਰੀ ਕ੍ਰਿਸ਼ਨ 
(ਵਲੋਂ _ਧੈਦਾ ਹੋਈ) ਦੁਬਿਧਾ ਦਾ ਭੇਦ ਉਸ ਨੂੰ ਸੁਣਾਇਆ। ਉਸ ਨੇ ਕਿਹਾ ਹੁਣ ਤੇਰੇ 
(ਬਚਣ ਦਾ) ਇਹੀ ਉਪਾ ਹੈ। (ਹੇ ਭਾਈ!) ਕ੍ਰਿਸ਼ਨ ਕੋਲੋਂ ਉਹੀ ਬਚੇਗਾ ਜੋ ਆਪਣੇ ਪ੍ਰਾਣਾਂ 
ਨੂੰ (ਕਿਸੇ ਪਾਸੇ _ਭਜ ਕੇ) ਬਚਾ _ਲਵੇਗਾ।੨(0੭੩। 


ਕੇ (ਬਰਮਾਕ੍ਰਿਤ) ਉਦਾਸ ਹੋ__ਗਿਆ ਅਤੇ ਚਿਤ ਵਿਚ ਇਹ 


ਕੇ ਸ੍ਰੀ ਕ੍ਰਿਸ਼ਨ ਨੇ ਆਪਣੀ ਸਾਰੀ ਸ਼ਕਤੀ ਸੰਭਾਲ ਲਈ ਹੈ। ਜੇ ਮੈਂ (ਇਥੇ 
ਰਹਿੰਦਾ ਹਾਂ, ਤਾਂ (ਇਹ) ਮਾਰ _ਦੇਵੇਗਾ। ਇਸ ਡਰ ਕਰ ਕੇ (ਉਹ) ਉਤਰ ਦਿਸ਼ਾ ਵਲ 
ਚਲਾ _ਗਗਿਆ।੨0੭੪। 


ਕਿ ਹੁ 
ਅਤੇ _ਮਣੀ _(ਦੀ ਪ੍ਰਾਪਤੀ) ਲਈ _ਸਤ੍ਰਾਜਿਤ ਵਰਗੇ ਬਲਵਾਨ ਨੂੰ _ਮਾਰ ਦਿੱਤਾ ਹੈ। ਉਸੇ 
ਕਰ 


ਦੰਹਰਾ 

ਸਤਿਧੰਨਾ ਮਣੀ ਨੂੰ ਲੈ ਕੇ ਡਰ ਦਾ ਮਾਰਿਆ ਜਿਥੇ ਭਜ ਕੇ ਗਿਆ ਸੀ, ਸ੍ਰੀ ਕ੍ਰਿਸ਼ਨ 
ਰਥ ਉਤੇ ਚੜ੍ਹ ਕੇ ਉਥੇ ਹੀ ਜਾ ਪਹੁੰਚੇ।੨0੭੫। 

ਡਰਦਾ ਮਾਰਿਆ ਵੈਰੀ _(ਸਤਿਧੰਨਾ) ਪੈਰ _ਪਿਆਦਾ ਹੀ _ਭਜੀ ਜਾ ਰਿਹਾ ਸੀ। ਤਦ 
ਸ੍ਰੀ ਕ੍ਰਿਸ਼ਨ ਨੇ ਕ੍ਰਿਪਾਨ ਨਾਲ _ਉਸ ਨੂੰ ਮਾਰ _ਦਿੱਤਾ।੨0੭੬। 

ਉਸ ਨੂੰ ਮਾਰ ਕੇ, (ਉਸ ਦੀ) ਫੋਲਾ ਫਾਲੀ ਕੀਤੀ, ਪਰ ਮਣੀ ਹੱਥ ਨ __ਲਗੀ। 
(ਸਹੀ ਕ੍ਰਿਸ਼ਨ ਨੇ) _ਬਲਰਾਮ ਨੂੰ ਇਸ ਤਰ੍ਹਾਂ ਕਿਹਾ ਕਿ _ਮਣੀ ਹਥ ਨਹੀਂ ਆਈ।੨0੭੭। 
ਨਾਵੰਯਾ 

ਬਲਰਾਮ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਸ੍ਰੀ ਕ੍ਰਿਸ਼ਨ ਨੇ ਅਜ ਮੇਰੇ ਕੋਲੋਂ 
ਮਣੀ ਲੁਕਾ ਲਈ ਹੈ। _ਮਣੀ ਨੂੰ ਅਕਰੂਰ ਲੈ ਕੇ ਬਨਾਰਸ _ਚਲਾ ਗਿਆ ਸੀ, ਇਸ ਦੀ 
ਕਿਸੇ ਨੂੰ ਕੋਈ ਖ਼ਬਰ ਨਹੀਂ _ਸੀ। _(ਬਲਰਾਮ ਨੇ) ਇਸ ਤਰ੍ਹਾਂ (ਕਹਿ ਕੇ) ਸੁਣਾਇਆ--ਹੇ 
ਕ੍ਰਿਸ਼ਨ! ਇਕ ਰਾਜਾ ਮੇਰਾ ਸੇਵਕ ਹੈ, ਮੈਂ ਉਸ ਕੋਲ ਚਲਿਆ ਹਾਂ। ਇਸ ਤਰ੍ਹਾਂ ਦੀਆਂ ਗੱਲਾਂ 
ਕਹਿ ਕੇ (ਉਹ) ਚਲਾ ਗਿਆ, (ਪਰ) ਉਸ ਦੇ ਮਨ ਵਿਚ ਸ੍ਰੀ ਕ੍ਰਿਸ਼ਨ ਵਾਲੀ ਦੁਬਿਧਾ 
(ਬੈਠੀ ਹੋਈ _ਸੀ)।੨0੭੮। 
ਦੰਹਰਾ 

ਜਦ _ਬਲਰਾਮ _ਉਸ (ਰਾਜੇ) ਕੋਲ ਚਲਾ _ਗਿਆ ਤਾਂ ਰਾਜੇ ਨੇ ਸੁਖ ਮਾਣਿਆ ਅਤੇ 
ਅਗੋਂ ਦੀ ਆ ਕੇ ਉਸ ਨੂੰ ਆਪਣੇ ਘਰ ਲੈ ਗਿਆ।੨0੭੯। 

ਬਲਰਾਮ _ਗਦਾ ਯੁੱਧ _ਵਿਚ _ਸਭ _ਤੋਂ' ਚਤੁਰ ਜਾਂ _ਪੁਬੀਨ ਹੈ, _ਇਹ ਗੱਲ ਸਾਰਿਆਂ 
ਤੋਂ ਸੁਣ ਕੇ ਤਦੋਂ ਦੁਰਯੋਧਨ ਨੇ _ਬਲਰਾਮ ਤੋਂ _ਆ ਕੇ (ਗਦਾ ਚਲਾਉਣ ਦੀ) ਸਾਰੀ ਵਿਧੀ 
ਸਿਖ _ਲਈ।੨0੮0। 


੬੬੨ 


ਜਉ ਹਰਿ ਪੈ ਸੋਊ ਆਵਤ ਭਯੋ ਤਿਹ ਤੇ ਮਨਿ ਤੋ ਇਨ ਮਾਗਿ ਲਈ ਹੈ। 
ਸੂਰਜ ਜੇ ਤਿਹ ਰੀਝਿ ਦਈ ਧਨਸਤਿ ਕੀ ਜਾ ਹਿਤੁ ਦੇਹ ਗਈ ਹੈ। 

ਜਾ ਹਿਤੁ ਸ੍ਯਾਮ ਤ੍ਰਿਯਾ ਹਰਿ ਭ੍ਰਾਤਹਿ ਮਾਨਹਿ ਕੀ ਮਨਿ ਬਾਤ ਠਈ ਹੈ। 
ਸੋ _ਦਿਖਰਾਇ ਸਭੋ _ਹਰਖਾਇ ਕੈ ਲੈ ਅਕੂਰਹ ਫੇਰਿ ਦਈ ਹੈ। ੨0੮੨। 


ਜੋ _ਸਤ੍ਰਾਜਿਤ ਕੈ ਕਰਿ ਸੇਵ ਸੁ ਸੂਰਜ ਕੀ ਫੁਨਿ ਤਾਹਿ ਤੇ ਪਾਈ। 
ਜਾ ਹਰਿ ਕੈ ਇਹ ਕੋ ਬਧ ਕਾਰਨ ਕੈ ਧਨਸਤਿ ਸੁ ਆਪਨੀ ਦੇਹ ਗਵਾਈ। 
ਤਾਹਿ ਗਯੋ ਅਕੂਰ ਥੋ ਲੈ ਤਿਹ ਤੇ ਫਿਰਿ ਸੋ ਬ੍ਰਿਜ ਨਾਥ ਧੈ ਆਈ। 


ਸੋ ਹਰਿ ਦੇਤ ਭਯੋ ਤਿਹ ਕੋ ਮੁੰਦਰੀ ਮਨੋ ਸ੍ਯਾਮ ਜੂ ਰਾਘਵ ਹਾਈ। ੨0੮੩। 


੪ 


ਦੰਹਾਰਾ 
ਬਡੇ ਜਸਹਿ ਪਾਵਤ ਭਯੋ ਮਨਿ ਦੈ ਸ੍ਰੀ _ਜਦੁਬੀਰ। 


ਚ 


ਜੋ _ਕਟੀਆ ਸਿਰ _ਦੁਰਜਨਨ ਹਰਤਾ ਸਾਧਨ _ਪੀਰ। ੨0੮੪੧ 


/ਇਤ ਤੀ ਦਨਮਆ #ਨੈਕੰੱਧ ਘਰਾਣੇ ਲਾੰਝੜ੍ਹ _ਨਾਟਕਾ ਨੁੰਥੇ _/ਸ਼ਨਾਵਤਾਨੇ 
ਆੰਤੇਧੰਨੇ ਕੋ ਝਧ ਕੈ ਅਰੂਰ` ਕੋ ਅੰਨੇ ਦੋਤ ਭਣ/ 


ਕਾਨ੍ਹ ਜੂ ਕੋ ਦਿਲੀ ਮਹਿ ਆਵਨ ਕਥਨੰ 
ਚੱਪਣਾ 
ਜਬ _ਅਕੂਰਹਿ ਕੋ ਮਨਿ ਦਈ। _ਜਦੁਪਤਿ ਦਿਲੀ ਕੋ ਸੁਧਿ ਲਈ। 
ਤਬ ਦਿਲੀ ਕੇ ਭੀਤਰ ਆਏ। ਪਾਡਵ ਪਾਚ ਚਰਨ _ਲਪਟਾਏ। ੨0੮੫। 


ਦੰਹਰਾ 


ਤਬ ਕੁੰਤੀ ਕੇ ਗ੍ਰਿਹ ਗਏ ਕੁਸਲ ਪੂਛਿਓ ਜਾਇ। 
ਜੋ ਦੁਖ ਇਨ ਕੈਰਵਿ ਦਏ ਸੋ ਸਭ ਦਏ ਬਤਾਇ। ੨0੮੬। 


ਇੰਦ੍ਪ੍ਰਸਤ ਮੈ ਕ੍ਰਿਸਨ ਜੂ ਰਹੇ ਮਾਸ ਜਬ _ਚਾਰ। 
ਤਬ ਅਰਜੁਨ ਕੋ ਸੰਗ ਲੈ ਇਕ ਦਿਨ ਚੜੇ _ਸਿਕਾਰ। ੨0੮੭। 


ਕ੍ਰਿਸਨਾਵਤਾਰ ੬੬੩ 


ਨੇ) ਇਹ ਸੁਣ ਲਿਆ ਕਿ ਅਕਰੂਰ ਬਨਾਰਸ _ਵਿਚ _ਬਹੁਤ ਸੋਨਾ _ਦਾਨ _ਕਰ ਰਿਹਾ _ਹੈ। 
(ਤਾਂ) ਸ੍ਰੀ ਕ੍ਰਿਸ਼ਨ ਨੇ ਆਪਣੇ ਮਨ ਵਿਚ ਇਹ ਭਾਂਪ ਲਿਆ ਕਿ ਸੂਰਜ ਦੀ ਦਿੱਤੀ ਹੋਈ 
ਮਣੀ ਉਸੇ ਕੋਲ ਹੈ। (ਫਿਰ ਤੁਰਤ) ਇਕ ਭਲਾ ਪੁਰਸ਼ ਉਸ ਕੋਲ ਭੇਜ ਕੇ ਉਸ ਨੂੰ ਆਪਣੇ 
ਪਾਸ ਬੁਲਵਾ ਲਿਆ।੨0੮੧। 

ਜਦ _ਉਹ ਸ੍ਰੀ ਕ੍ਰਿਸ਼ਨ ਕੋਲ ਆਇਆ, _(ਤਾਂ) ਉਸ ਕੋਲੋਂ (ਕ੍ਰਿਸ਼ਨ ਨੇ) ਮਣੀ ਮੰਗ 
ਲਈ। _ਜੋ (ਮਣੀ) ਸੂਰਜ _ਨੇ _ਰੀਝ _ਕੇ _(ਸਤ੍ਰਾਜਿਤ) ਨੂੰ ਦਿੱਤੀ ਸੀ ਅਤੇ ਜਿਸ ਕਰ ਕੇ 
ਸਤਿਧੰਨਾ ਦੀ ਦੇਹ ਗਈ _ਸੀ। ਜਿਸ ਲਈ ਕ੍ਰਿਸ਼ਨ ਦੀ ਪਤਨੀ _(ਸਤਿਭਾਮਾ) ਅਤੇ ਕ੍ਰਿਸ਼ਨ 
ਦੇ ਭਰਾ (ਬਲਰਾਮ) ਦੇ ਮਨ ਵਿਚ ਰੋਸੇ ਦੀ ਗੱਲ ਬੈਠ ਗਈ _ਸੀ। ਉਹ (ਮਣੀ ਅਕਰੂਰ 
ਪਾਸੋਂ ਲੈ ਕੇ) ਸਭ ਨੂੰ ਵਿਖਾ ਕੇ ਅਤੇ ਪ੍ਰਸੰਨ ਕਰ ਕੇ _ਅਕਰੂਰ ਨੂੰ ਫਿਰ _ਪਰਤਾ ਦਿੱਤੀ 
ਹੈ।੨0੮੨। 


ਨੂ ਮਾਰ ਖੋਹ ਕੇ 
ਸੀ। ਉਸ ਨੂੰ ਲੈ ਕੇ ਅਕਰੂਰ ਚਲਾ ਗਿਆ ਸੀ, ਉਸ ਕੋਲੋਂ ਫਿਰ ਮੁੜ ਕੇ 
ਕੋਲ ਆ ਗਈ। ਸ੍ਰੀ ਕ੍ਰਿਸ਼ਨ ਨੇ ਉਹੀ ਉਸ ਨੂੰ 
ਸੀ ਕ੍ਰਿਸ਼ਨ ਰੂਪ ਰਾਮਚੰਦਰ _ਨੇ _ ਮੁੰਦਰੀ _ਬਖ਼ਸ਼ੀ _ਹੋਵੇ।੨0੮੩। 
ਦੰਹਾਰ” 

ਮਣੀ ਦੇ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡਾ ਯਸ਼ ਪ੍ਰਾਪਤ _ਕੀਤਾ। (ਉਹ) ਦੁਸ਼ਟਾਂ ਦਾ 
ਸਿਰ _ਕਟਣ ਵਾਲਾ _ਅਤੇ _ਸਾਧ ਜਨਾਂ _ਦੀ _ਪੀੜ ਨੂੰ ਨਸ਼ਟ _ਕਰਨ _ਵਾਲਾ _ਹੈ।੨0੮੪। 

/2ਲੋ ਗੀ ਦਸਮ ਅਕੰਹ _੪ਰਾਣ; ਲਾਂਚਤੂ ਨਾਟਕ ਦੇ /੍ਰ੍‌ੈਸਨਾਵਤਾਰ #ਵੋਚ _.ੰਤਯੰਨਾ ਦਾ 
ਠਧਾ ਕਰ ਕੇ %ਕਰੂਰ ਨੂੰ ਨਣਾੰ ਫੋਣ ਦਾ ਪੁਸੰਨਾ ਸਮਪਤ/ 


ਕ੍ਰਿਸ਼ਨ ਜੀ ਦੇ ਦਿੱਲੀ ਵਿਚ ਆਗਮਨ ਦਾ ਕਥਨ 


ਮਣੀ ਦੇ ਦਿੱਤੀ (ਤਦ) ਸ੍ਰੀ ਕ੍ਰਿਸ਼ਨ ਨੇ ਦਿੱਲੀ (ਜਾਣ ਦਾ) 

ਖਿਆਲ _ਕੀਤਾ। _ਤਦ ਉਹ ਦਿੱਲੀ ਅੰਦਰ ਆ ਗਏ (ਤਾਂ) ਪੰਜੇ ਪਾਂਡਵ ਚਰਨਾਂ ਵਿਚ ਆ 
ਪਏ ।੨0੮੫। 
ਦੰਹਰਾ 

ਤਦ ਕੁੰਤੀ ਦੇ ਘਰ ਗਏ ਅਤੇ ਜਾ ਕੇ ਸੁਖ-ਸਾਂਦ ਪੁਛੀ। ਇਨ੍ਹਾਂ ਨੂੰ ਜੋ ਦੁਖ ਕੌਰਵਾਂ 
ਨੇ ਦਿੱਤੇ ਸਨ, ਉਹ ਸਾਰੇ (ਸਰੀ ਕ੍ਰਿਸ਼ਨ ਨੂੰ) ਦਸ _ਦਿੱਤੇ।੨0੮੬। 

ਇੰਦੂਪ੍ਰਸਤ (ਦਿੱਲੀ) ਵਿਚ ਕ੍ਰਿਸ਼ਨ ਜੀ ਜਦ ਚਾਰ ਮਹੀਨੇ ਰਹੇ, ਤਦ ਇਕ _ਦਿਨ 
ਅਰਜਨ ਨੂੰ ਲੈ ਕੇ ਸ਼ਿਕਾਰ _ਚੜ੍ਹੇ।੨0੮੭। 


੬੬੪ 


ਸੀ _ਦਸਮ-ਗ੍ਰੰਥ ਸਾਹਿਬ 


ਨਾਵੰਯਾ 


ਸੋਧ ਸਿਕਾਰ ਕੋ ਲੈ ਹਰਿ ਜੂ ਸੁ ਘਨੋ ਜਹ ਥੋਂ ਤਿਹ ਓਰਿ ਸਿਧਾਰੇ। 
ਗੋਇਨ ਸੂਕਰ ਰੀਛ ਬਡੇ ਬਹੁ ਚੀਤਰੁ ਅਉਰ ਸਸੇ ਬਹੁ _ਮਾਰੇ। 
ਗੈਡੇ" ਹਨੇ ਮਹਿਖਾਸ ਕੇ ਮਤ ਕਰੀ ਅਰੁ ਸਿੰਘਨ ਝੁੰਡਹਿ ਝਾਰੇ। 


ਨੈਕੁ ਸੰਭਾਰ ਰਹੀ ਨ ਪਰੈ _ਬਿਸੰਭਾਰ ਜਿਨੋ ਸਰ ਸ੍ਯਾਮ ਪ੍ਹਾਰੇ। ੨0੮੮। 


ਪਾਰਥ ਕੋ_ਸੰਗ ਲੈ ਪ੍ਰਭ ਜੂ ਬਨ ਮੋ _ਧਸਿ ਕੈ ਬਹੁਤੇ ਮ੍ਰਿਗ ਘਾਏ। 
ਏਕ _ਹਨੇ ਕਰਵਾਰਿਨ ਸੋ _ਤਕਿ ਏਕਨ ਕੇ ਤਨਿ ਬਾਨ ਲਗਾਏ। 
ਅਸੂਨ ਕੋ ਦਵਰਾਇ ਭਜਾਇ ਕੈ ਕੂਕਰ ਤੇਊ ਹਨੇ ਜੁ ਪਰਾਏ। 


ਸੀ ਬ੍ਰਿਜ ਨਾਥ ਕੇ ਅਗੂਜ ਜੇ ਉਠਿ ਭਾਜਤ ਭੇ ਤੇਊ ਜਾਨ ਨ ਪਾਏ। ੨0੮੯। 


ਪਾਰਥ ਏਕ _ਹਨੇ ਮ੍ਰਿਗਵਾ ਇਕ ਆਪਹਿ ਸ੍ਰੀ ਬ੍ਰਿਜ ਨਾਇਕ ਘਾਏ। 
ਜੇ ਉਠਿ ਭਾਜਤ ਭੇ ਬਨ ਮੈ ਸੋਊ ਕੂਕਰ ਡਾਰਿ ਸਬੈ ਗਹਿਵਾਏ। 
ਤੀਤਰ ਜੇ ਉਡਿ ਕੈ ਨਭਿ ਓਰਿ ਗਏ ਤਿਨ ਕੋ ਪਰ੍ਭ ਬਾਜ ਚਲਾਏ। 


ਚੀਤਨ ਏਕ ਮ੍ਰਿਗਾ ਗਹਿ ਕੈ ਕਬਿ ਸ੍ਯਾਮ ਕਹੈ ਜਮਲੋਕਿ ਪਠਾਏ। ੨0੯0। 


ਬੇਸਰੇ ਅਉਰ ਕੁਹੀ ਬਹਿਰੀ ਅਰੁ ਬਾਜ ਜੁਰੇ ਬਹੁਤੇ ਸੰਗ ਲੀਨੇ। 
ਬਾਸੇ _ਘਨੇ _ਲਗਰਾ ਚਰਗੇ _ਸਿਕਰੇਨ ਕੋ ਫੇਟ ਭਲੀ ਬਿਧਿ ਕੀਨੇ। 
ਧੂਤੀ ਉਕਾਬ _ਬਸੀਨਨ ਕੋ _ਸਜਿ _ਕੰਠਿਜ ਗੋਲਿਨ ਦ੍ਰਾਲ ਨਵੀਨੇ। 


ਜਾ ਸੰਗ ਹੇਰਿ ਚਲਾਵਤ ਭੇ ਤਿਨ ਪਛਿਨ ਤੇ ਇਕ ਜਾਨ ਨ ਦੀਨੇ। ੨0੯੧। 


ਪਾਰਥ ਅਉ ਪ੍ਰਭ ਜੂ ਮਿਲਿ ਕੈ ਜਬ ਐਸੋ ਸਿਕਾਰ ਕੀਓ ਸੁਖ ਪਾਯੋ। 
ਆਪਸ ਮੈ ਕਬਿ ਸ੍ਯਾਮ ਭਨੈ ਤਿਹ ਠਉਰ ਦੁਹੂ ਅਤਿ ਹੇਤੁ ਬਢਾਯੋ। 
ਅਉਂ ਦੁਹੂੰ ਕੋ ਜਲ ਪੀਵਨ ਕੋ ਮਨੁ ਅਉਸਰ ਤਉਨ ਸੁ ਹੈ ਲਲਚਾਯੋ। 


ਛੋਰਿ ਅਖੇਟਕ ਦੀਨ ਦੁਹੂੰ ਚਲਿ ਕੈ ਪਭ ਜੂ ਜਮਨਾ ਤਟਿ ਆਯੋ। ੨0੯੨। 


ਜਾਤ ਹੁਤੇ ਜਲ ਪੀਵਨ ਕੇ ਹਿਤ ਤਉ ਹੀ ਲਉ ਸੁੰਦਰਿ ਨਾਰਿ ਨਿਹਾਰੀ। 
ਪੂਛਹੁ 


ਕੋ ਹੈ ਕਹਾ ਇਹ ਦੇਸੁ ਕਹਿਯੋ ਸੈਗਿ ਪਾਰਥ ਯੌ ਗਿਰਿਧਾਰੀ। 


ਆਇਸ ਮਾਨਿ ਪੁਰੰਦਰ ਕੋ ਸੁ ਭਯੋ ਤਿਹ ਕੇ ਸੰਗ ਬਾਤ ਉਚਾਰੀ। 


ਕਉਨ ਕੀ ਬੇਟੀ ਹੈ ਦੇਸ ਕਹਾ ਤੁਹਿ ਕੋ ਤੋਹਿ ਭ੍ਰਾਤ ਤੂ ਕਉਨ ਕੀ ਨਾਰੀ। ੨0੯੩। 


ਜਨਾ ਕਾਲ #ਰਲਨ ਸੌ 
ਦੰਹਰਾ 
ਅਰਜੁਨ ਸੋ ਜਮਨਾ ਤਬੈ ਐਸੇ _ਕਹਿਓ ਸੁਨਾਇ। 
ਜਦੁਪਤਿ ਬਰ ਹੀ ਚਾਹਿ ਚਿਤਿ ਤਪੁ ਕੀਨੋ ਮੈ ਆਇ। ੨0੯੪। 


੧. 


੨, 


“ਅਥ ਜਮਨਾ ਬਾਚ” 


ਕ੍ਰਿਸਨਾਵਤਾਰ ੬੬੫ 


ਚਿਤਕਬਰੇ ਹਿਰਨ ਅਤੇ ਅਤਿ ਅਧਿਕ ਸਹੇ ਮਾਰੇ। ਗੈਂਡੇ ਮਾਰੇ; ਝੋਟੇ, ਮਸਤ ਹਾਥੀ 
ਸ਼ੇਰਾਂ ਦੇ ਝੁੰਡਾਂ ਨੂੰ `ਝਾੜਿਆ। ਜਿਨ੍ਹਾਂ ਨੂੰ ਕ੍ਰਿਸ਼ਨ ਨੇ ਬਾਣ ਮਾਰੇ, ਉਨ੍ਹਾਂ ਨੂੰ ਬਿਲਕੁਲ (ਆਪਣੀ) 


= ੧ 3. ੩ ੨ 


ਸੰਭਾਲ _ਨ ਰਹੀ _ਅਤੇ _ਬੇਸੁਧ ਹੋ __ਕੇ ਡਿਗ _ਪਏ।੨0੮੮। 


ਨੂੰ 
ਘੋੜਿਆਂ ਨੂੰ ਦੌੜਾ ਕੇ ਅਤੇ ਕੁੱਤਿਆਂ ਨੂੰ ਭਜਾ ਕੇ ਉਨ੍ਹਾਂ ਨੂੰ 


ਤਕ 
ਮਾਰ ਦਿੱਤਾ ਜੋ (ਬਚ _ਕੇ ਭਜ) ਚਲੇ _ਸਨ। ਸ੍ਰੀ ਕ੍ਰਿਸ਼ਨ ਦੇ ਅਗਿਓਂ' ਜੋ (ਬਨ ਪਸ਼ੂ) 
ਕੇ ਜਾ ਨਹੀਂ _ਸਕੇ।੨0੮੯। 


ਨੇ ਪਕੜ ਕੇ ਯਮਲੋਕ _ ਭੇਜ _ਦਿੱਤਾ।੨0੯0। 
(ਉਹ) ਬਹੁਤ ਸਾਰੇ _ਬੇਸਰੇ, ਕੁਹੀਆਂ, ਬਹਿਰੀਆਂ, ਬਾਜ਼ 


ਤੋ 
ਮਰਵਾਈਆਂ _ਸਨ। _ਧੂਤੀਆਂ, ਉਕਾਬਾਂ, _ਬਸੀਨਾਂ _ਆਦਿ ਨੂੰ ਗੱਲ ਵਿਚ ਰੂ 
ਨਵੇਂ _ਤਸਮਿਆਂ ਨਾਲ ਸਜਾ ਕੇ ਜਿਨ੍ਹਾਂ (ਪੰਛੀਆਂ ਦੇ) `ਝੁੰਡਾਂ ਪਿਛੇ ਛਡ ਦਿੱਤਾ, (ਇਨ੍ਹਾਂ `ਨੇ) 
ਉਨ੍ਹਾਂ _ਪੰਛੀਆਂ ਵਿਚੋਂ _ਇਕ _ਵੀ _ਜਾਣ _ਨ ਦਿੱਤਾ।੨0੯੧। 


ਤਦ ਜਮਨਾ ਨੇ ਅਰਜਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਕ੍ਰਿਸ਼ਨ ਨੂੰ ਵਰਨ 
ਦੀ ਮਨ ਵਿਚ ਇੱਛਾ ਕਰ ਕੇ ਮੈਂ ਇਥੇ ਆ ਕੇ ਤਪਸਿਆ ਕੀਤੀ ਹੈ।੨0੯੪। 


ਤਬ ਪਾਰਥ ਆਇ ਕੈ ਸੀਸ ਨਿਵਾਇ ਸੁ ਸ੍ਯਾਮ ਜੂ ਸਿਉ ਇਹ ਬੈਨ ਉਚਾਰੇ। 
ਸੂਰਜ ਕੀ ਦੁਹਿਤਾ ਜਮਨਾ ਇਹ ਨਾਮ ਪ੍ਰਭੂ ਜਗ ਜਾਹਿਰ ਸਾਰੇ। 
ਭੇਸ ਤਪੋਧਨ ਕਾਹੇ ਕੀਯੋ ਇਨ ਅਉ ਗ੍ਰਿਹ ਕੇ ਸਭ ਕਾਜ ਬਿਸਾਰੇ। 
ਅਰਜੁਨ ਉਤਰ ਐਸੇ ਦੀਯੋ _ਘਨਿ ਸ੍ਯਾਮ ਸੁਨੋ ਬਰ ਹੇਤੁ ਤੁਮਾਰੇ। ੨0੯੫। 


ਪਾਰਥ _ਕੀ ਬਤੀਯਾ ਸੁਨਿ ਯੌ _ਬਹੀਯਾ ਗਹਿ _ਡਾਰਿ ਲਈ ਰਥ _ਊਪਰ। 
ਚੰਦ ਸੋ_ਆਨਨ ਜਾਹਿ ਲਸੈ ਅਤਿ ਜੋਤਿ ਜਗੈ ਸੁ ਕਪੋਲਨ ਦੂ ਪਰ। 
ਕੈ ਕੈ ਕ੍ਰਿਪਾ ਅਤਿ ਹੀ ਤਿਹ ਪੈ ਨ ਕ੍ਰਿਪਾ ਕਰ ਸ੍ਯਾਮ ਜੂ ਐਸੀ ਕਿਸੀ ਪਰ। 
ਆਪਨੇ _ਧਾਮਿ ਲਿਆਵਤ ਭਯੋ ਸਭ ਐਸ ਕਥਾ ਇਹ ਮਾਲੂਮ ਭੂ ਪਰ। ੨0੯੬। 


ਡਾਰਿ ਤਬੈ ਰਥ ਪੈ ਜਮਨਾ ਕਹੁ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ। 
ਬ੍ਯਾਹ ਕੇ ਬੀਚ ਸਭਾ ਹੂ ਜੁਧਿਸਟਰ ਗਯੋ ਨ੍ਰਿਪ _ਪਾਇਨ ਸੋ _ਲਪਟਾਯੋ। 
ਦੁਆਰਕਾ ਜੈਸਿ ਰਚੀ ਪ੍ਰਭ ਜੂ ਤੁਮ ਮੋ ਪੁਰ ਤੈਸਿ ਰਚੋ ਸੁ ਸੁਨਾਯੋ। 
ਆਇਸ ਦੇਤ ਭਯੋ ਪ੍ਰਭ ਜੂ _ਕਰਮਾਬਿਸ੍ਹ ਸੋ_ਤਿਨ ਤੈਸੋ ਬਨਾਯੋ। ੨0੯੭। 


/ਏਤ ਸੰ ਲੰਝਤ੍ੂ ਨਾਟਕ ਗੁੰਥੇਂ /ਨਕਾਰ ਘੋਲਲੇਂ ਜਨਾ ਕੋ _/ਕਵਾਹਤ ਭਲ? 


ਪੰਡੂ ਕੇ ਪੁਤ੍ੂਨ ਤੇ ਅਰੁ ਕੁੰਤੀ ਤੇ ਲੈ ਕੇ ਬਿਦਾ ਘਨਿ ਸ੍ਯਾਮ ਸਿਧਾਯੋ। 
ਭੂਪ ਉਜੈਨ ਪੁਰੀ ਕੋ ਜਹਾ ਕਬਿ ਸ੍ਯਾਮ ਕਹੈ ਤਿਹ ਪੈ ਚਲਿ ਆਯੋ। 
ਤਾ ਦੁਹਿਤਾ ਹੂ ਕੋ ਬ੍ਯਾਹਨ ਕਾਜ ਦੁਰਜੋਧਨ ਹੂ ਕੋ ਭੀ ਚਿਤੁ ਲੁਭਾਯੋ। 
ਸੈਨ ਬਨਾਇ ਭਲੀ ਅਪਨੀ ਤਿਹ ਬ੍ਯਾਹਨ ਕਉ ਇਤ ਤੇ ਇਹ ਧਾਯੋ। ੨0੯੮। 


ਸਜਿ ਸੈਨ ਦੁਰਜੋਧਨ ਆਯੋ ਉਤੇ ਪੁਰ ਤਾਹੀ ਇਤੈ ਬ੍ਰਿਜ ਨਾਇਕ ਆਏ। 

ਭੂਪਤਿ ਅਉਰ _ਬਡੇ ਬਲਵੰਡ ਸੁ ਵਾਹ _ਬਿਯਾਹ ਕਉ ਦੇਖਨ ਧਾਏ। 

ਸ੍ਯਾਮ _ਭਨੈ _ਤਿਹ ਕੀ _ਭਗਨੀ ਤਿਹ ਆਨੰਦ ਦੁੰਦਭਿ ਕੋਟਿ ਬਜਾਏ। 

ਤਉ ਹੀ ਲਉ ਸ੍ਯਾਮ ਜੀ ਬ੍ਯਾਹ ਕੈ ਤਾਹ ਕੋ ਪਾਰਥ ਲੈ ਸੰਗਿ ਅਉਧਿ ਸਿਧਾਏ। ੨0੯੯। 


੧. ਕਈਆਂ ਬੀੜਾਂ ਵਿਚ _ਇਹ _ਉਕਤੀ ਨਹੀਂ ਲਿਖੀ 


ਕ੍ਰਿਸਨਾਵਤਾਰ ੬੬੭ 


#ਰਜ਼ਨ ਨੇ ਸਨ ਲੀ ਨੂੰ /ਨੈਹਾ-- 


ਨਾਵੰਯਾ 


ਕੇ ਕ੍ਰਿਸ 
ਕਹੇ--ਹੇ ਸ੍ਰੀ ਕ੍ਰਿਸ਼ਨ ਜੀ! ਇਹ ਸੂ ਪੁੰਤਰੀ ਹੈ, ਇਸ ਦਾ 
ਵਿਚ _ਪੁਗਟ ਹੈ। (ਸ੍ਰੀ ਕ੍ਰਿਸ਼ਨ ਨੇ ਪੁਛਿਆ ਕਿ) ਇਸ ਨੇ ਕਿਸ ਲਈ _ਤਪੀਸਰ _ਵਾਲਾ 
ਭੇਸ ਕੀਤਾ ਹੋਇਆ ਹੈ ਅਤੇ ਘਰ ਦੇ ਸਾਰੇ ਕੰਮ (ਕਿਉਂ) ਵਿਸਾਰੇ ਹੋਏ ਹਨ? ਅਰਜਨ 


ਸਭ _ ਕੁਝ ਕਰ _ ਰਖਿਆ ਹੈ)।੨0੯੫। 


ਅਰਜਨ ਦੀ ਗੌਲ ਸੁਣ ਕੇ, (ਜਮਨਾ ਦੀ) ਬਾਂਹ ਪਕੜ ਕੇ (ਸ੍ਰੀ ਕ੍ਰਿਸ਼ਨ ਨੇ) ਰਥ 
ਉਤੇ ਚੜ੍ਹਾ _ਲਿਆ। ਜਿਸ ਦਾ ਮੂੰਹ ਚੰਦੂਮਾ _ਵਾਂਗ _ਚਮਕਦਾ ਸੀ ਅਤੇ ਦੋਹਾਂ ਗੱਲ੍ਹਾਂ _ਉਤੇ 


ਨੂਰ _ਦਗ ਰਿਹਾ ਸੀ। (ਸੀ ਕ੍ਰਿਸ਼ਨ ਨੇ) ਉਸ ਉਤੇ ਬਹੁਤ ਕ੍ਰਿਪਾ ਕਰ ਦਿੱਤੀ, ਅਜਿਹੀ 


= ਚ ਆਰ 


ਹੇ 
ਤਰ੍ਹਾਂ ਤੁਸੀਂ _ਦੁਆਰਿਕਾ (ਨਗਰ) _ਦੀ _ਰਚਨਾ _ਕੀਤੀ ਹੈ, _ਉਸੇ ਤਰ੍ਹਾਂ 
ਬਣਵਾ _ਦਿਓ। (ਬੇਨਤੀ ਸੁਣ ਕੇ ) ਸੀ ਕ੍ਰਿਸ਼ਨ ਜੀ ਵਿਸ਼ਵਕਰਮਾ ਨੂੰ 
ਦੀ) ਆਗਿਆ ਦਿੱਤੀ ਅਤੇ ਉਸ ਨੇ ਉਸੇ ਤਰ੍ਹਾਂ ਦਾ (ਨਗਰ) _ਬਣਾ _ਦਿੱਤਾ।੨0੯੭। 
/ਟਲੋਂ ਹਾੰ ਲਾਚਤ੍ਹ ਨਾਟਕ ਕੁੱਝ ਦਾ ਨਕਾਰ ਖੋਡਣ ਅਤੇ ਲਮਨਾ ਨੂੰ 
#ਵਆਹੁਣ ਦਾ ਪੁਸੰਨ _ਆ੫ਤ/ 


ਉਜੈਨ ਰਾਜੇ ਦੀ ਪੁੱਤਰੀ ਦੇ ਵਿਆਹ ਦਾ ਕਥਨ 


੦੬ ਤੌ 
ਰੈ ! 
। 
ਰਿ 


ਸ਼ਿਆਮ ਕਹਿੰਦੇ ਹਨ, ਜਿਥੇ ਉਜੈਨ ਨਗਰ ਦਾ ਰਾਜਾ (ਰਹਿੰਦਾ ਸੀ) ਉਸ ਕੋਲ (ਸਰੀ ਕ੍ਰਿਸ਼ਨ) 
ਚਲ ਕੇ ਆ ਗਏ। ਉਸ ਦੀ ਪੁੱਤਰੀ ਨੂੰ ਹੁ 
ਲੁਭਾਇਆ _ਸੀ। _ਇਸ _ਲਈ _ ਚੰਗੀ ਤਰ੍ਹਾਂ _ਆਪਣੀ _ਸੈਨਾ ਤਿਆਰ _ਕਰ ਕੇ, ਉਸ ਨੂੰ 
ਵਿਆਹੁਣ ਲਈ _ਇਧਰੋ' ਇਹ _ (ਦੁਰਯੋਧਨ) _ਵੀ ਚੜ੍ਹ ਆ 

ਉਧਰੋਂ _ਦੁਰਯੋਧਨ _ਸੈਨਾ ਤਿਆਰ ਕਰ ਕੇ ਜੰ 
ਉਸ ਨਗਰ ਵਿਚ ਆ ਗਏ। ਉਸ ਵਿਆਹ ਨੂੰ ਵੇਖਣ ਲਈ ਹੋਰ ਵੀ ਰਾਜੇ ਅਤੇ ਬਲਵਾਨ 
ਸੂਰਮੇ ਆ ਪਹੁੰਚੇ। (ਕਵੀ) ਸ਼ਿਆਮ ਕਹਿੰਦੇ ਹਨ, ਉਥੋਂ ਦੀ ਧੀ ਜਾਂ ਦੇ 
ਲਈ ਉਨ੍ਹਾਂ `ਨੇ ਖੁਸ਼ੀ ਦੇ ਕਰੋੜਾਂ ਨਗਾਰੇ _ਵਜਾਏ 

ਨੂ 


੩ 
ਤੂਂ ਘ 
ਹੈਂ 
ਰੈ 
ਟੇ 


੬੬੮ 


ਜਬ _ਜਦੁਬੀਰ _ਅਜੁਧਿਆ _ਆਯੋ। _ਸੁਨਿ ਭੂਪਤਿ ਲੈਂਬੇ ਕਹੁ _ਧਾਯੋ। 
ਸਿੰਘਾਸਨ ਅਪਨੇ ਬੈਠਾਰਿਯੋ। ਚਿਤ ਕੋ ਸ਼ੋਕ ਦੂਰ _ਕਰਿ _ਡਾਰਿਯੋ। _੨੧00। 


ਕੇ ਗਹਿ ਕਰ ਰਹਿਯੋ। ਤੁਮ ਦਰਸਨ ਪਾਵਤ ਦੁਖ _ਬਹਿਯੋ। 
ਨ੍ਰਿਪ ਚਿਤ ਮੈ ਪ੍ਰੇਮ _ਬਢਾਯੋ। _ਮਨ _ਅਪਨੋ _ਸੈਗਿ _ਸ੍ਯਾਮ _ਮਿਲਾਯੋ। _੨੧0੧। 


ਕਾਨੂ ਨੂ ਭਾਲ /ਉਪ' ਨੈ 
ਹਵੀਯਾਂ 
ਦੇਖ ਕੈ ਪ੍ਰੀਤਿ ਨ੍ਰਿਪੋਤਮ ਕੀ ਹਸਿ ਕੈ ਤਿਹ ਸੋ ਇਮ ਸ੍ਯਾਮ ਉਚਾਰੋ। 
ਹੋ ਤੁਮ ਰਾਘਵ ਕੇ ਕੁਲ ਤੇ ਜਿਨਿ ਰਾਵਨ ਸੋ ਰਿਸਿ ਸਤਰ ਪਛਾਰੋ। 
ਮਾਗਵੋ ਛਤ੍ਰਨ ਕੋ ਨ ਕਹਿਯੋ ਤਊ ਮਾਗਤਿ ਹੋ. ਨਹਿ ਸੰਕ ਬਿਚਾਰੋ। 
ਅਪਨੀ ਦੈ ਦੁਹਿਤਾ ਹਮ ਕਉ ਤਿਹ ਕਉ ਚਿਤ ਚਾਹਤ ਹੈ ਸੁ ਹਮਾਰੋ। ੨੧0੨। 


ਉਪ ਲਾਲ ਕਾਨੂ ਮੱ 
ਚੱਖਣਾ 
ਯੌ ਭੂਪ ਸ੍ਯਾਮ ਸੋ _ਭਾਖੀ। ਏਕ ਪ੍ਰਤਿਗ੍ਯਾ ਮੈ ਕਰ ਰਾਖੀ। 
ਇਨ ਸਤ ਬ੍ਰਿਖਭਨ ਕੋ ਨਾਥੈ। ਸੋ ਇਹ ਕੋ ਲੈ ਜਾ ਕਰਿ ਸਾਥੈ। ੨੧0੩। 


੨੩ 


ਮਾਵੀਲ” 
ਕਟਿ ਸੋ ਕਸਿ ਸ੍ਯਾਮ ਪਿਤੰਬਰ ਕੋ _ਅਪੁਨੋ ਪੁਨਿ ਸਾਤਊ ਬੇਖ _ਬਨਾਏ। 
ਦੇਖਬੇ ਭੀਤਰ ਏਕ ਹੀ _ਸ੍ਯਾਮ ਲਗੈ ਕਿਨ ਹੂ ਲਖਿ ਭੇਦ ਨ ਪਾਏ। 
ਪਾਗਹਿ _ਦਾਬਿ ਨਚਾਇ ਕੈ ਭਉਹਨ ਸੂਰ ਰਿ 
ਧੈਨਿ ਹੀ ਧੈਨਿ ਕਹਿਯੋ ਸਭ ਹੀ ਜਬ ਸਾਤ ਹੀ ਬੈਲਨ ਕੋ _ਨਥਿ ਆਏ। ੨੧0੪ 


ਜਬ _ਨਾਥਤ ਭਯੋ ਪ੍ਰਭ ਸਾਤ ਬ੍ਰਿਖਭ ਤਬ _ਭਾਖਤ ਭੇ ਭਟਵਾ ਇਹ ਸਾਥੇ। 
ਆਵਤ ਜੋ ਬਲਵੰਤ ਇਹੀ ਹਿਤ ਸੋ ਪੁਰਏ ਇਨ ਸਿੰਗਨ ਸਾਥੇ। 

ਕਉਨ _ਬਲੀ_ਪ੍ਰਗਟਿਯੋ ਜਗ ਮੈ ਇਨ _ਸਾਤਨ ਕੇ ਜੋਊ ਨਾਕਹਿ ਨਾਥੇ। 
ਬੀਰ ਕਹੈ ਹਸ ਕੈ ਰਨਧੀਰ ਬਿਨਾ ਰਿਪੁ ਚੀਰ ਸੁ ਸ੍ਰੀ ਬ੍ਰਿਜਨਾਥੇ। ੨੧0੫। 


ਸਾਧ ਕਹੈ ਇਕ ਯੌ _ਹਸਿ ਕੈ ਸਮ ਸ੍ਯਾਮ ਕੀ ਜੋ _ਜਗ ਬੀਰ ਬਿਯੋ_ਹੈ। 
ਜਾ _ਮਘਵਾਜਿਤ ਜੀਤ ਲਯੋ ਸਿਰ ਰਾਵਣ ਕਾਟਿ ਕਬੰਧ _ਕਿਯੋ_ਹੈ। 


ਕ੍ਰਿਸਨਾਵਤਾਰ ੬੬੯ 


ਚੱਪਲ? 

ਜਦ ਸੀ ਕ੍ਰਿਸ਼ਨ ਅਯੋਧਿਆ ਆਏ, (ਤਾਂ ਉਥੋਂ ਦਾ) ਰਾਜਾ ਸੁਣ ਕੇ ਅਗੋਂ ਲੈਣ 
ਆਇਆ। _(ਉਨ੍ਹਾਂ ` ਨੂੰ) ਆਪਣੇ ਸਿੰਘਾਸਨ _ਉਤੇ ਬਿਠਾਇਆ _ਅਤੇ (ਆਪਣੇ) _ਚਿਤ _ਦਾ 
ਖ ਦੂਰ ਕਰ ਦਿੱਤਾ।੨੧00। 

(ਉਸ ਨੇ) ਸ੍ਰੀ ਕ੍ਰਿਸ਼ਨ ਦੇ ਚਰਨ ਪਕੜ _ਲਏ (ਅਤੇ ਕਹਿਣ ਲਗਾ) ਤੁਹਾਡੇ ਦਰਸ਼ਨ 
ਪ੍ਰਾਪਤ _ਕਰਨ ਨਾਲ (ਮੇਰਾ) ਦੁਖ ਚਲਾ _ਗਿਆ ਹੈ। ਰਾਜੇ ਨੇ (ਆਪਣੇ) ਚਿਤ ਵਿਚ ਪ੍ਰੇਮ 
ਨੂੰ ਵਧਾਇਆ _ ਅਤੇ _ਆਪਣੇ _ਮਨ ਨੂੰ ਸ੍ਰੀ ਕ੍ਰਿਸ਼ਨ _ਨਾਲ ਜੋੜ _ਦਿੱਤਾ।੨੧0੧। 
ਹਾੰ ਉਸਨ ਨੇ ਰਲੇ ਨੂੰ /ਨੈਹਾ-- 
੭ਾਵੰਯਾ 

ਸੈਸ਼ਨ ਰਾਜੇ ਦੀ ਪ੍ਰੀਤ ਨੂੰ ਵੇਖ ਕੇ, ਸ੍ਰੀ ਕ੍ਰਿਸ਼ਨ ਨੇ ਹਸ ਕੇ ਉਸ ਨੂੰ ਇਸ ਤਰ੍ਹਾਂ 
ਕਿਹਾ--(ਹੋ ਰਾਜਨ!) ਤੁਸੀਂ ਰਾਮਚੰਦਰ ਦੀ_ਕੁਲ_ ਵਿਚੋਂ ਹੋ ਜਿਨ੍ਹਾਂ `ਨੇ_ਕ੍ਰੋਧਿਤ ਹੋ ਕੇ ਰਾਵਣ 
ਵਰਗੇ _ਛਤ੍ਹੀ ਨੂੰ ਪਛਾੜ _ਦਿੱਤਾ _ਸੀ। _ਛਤ੍ਰੀਆਂ ਵਾਸਤੇ ਮੰਗਣਾ ਨਹੀਂ _ਕਿਹਾ ਗਿਆ, (ਪਰ) 
ਤਾਂ ਵੀ (ਕਿਸੇ ਤਰ੍ਹਾਂ ਦੀ) ਸ਼ੰਕਾ ਵਿਚਾਰੇ ਬਿਨਾ (ਮੈਂ) ਮੰਗਦਾ ਹਾਂ। (ਤੁਸੀਂ) ਆਪਣੀ ਪੁੱਤਰੀ 
ਮੈਨੂੰ ਦਿਓ (ਕਿਉਂਕਿ) ਉਸ ਨੂੰ ਮੇਰਾ ਚਿਤ ਬਹੁਤ _ਚਾਹੁੰਦਾ _ਹੈ।੨੧0੨। 
ਰਾਲੇ ਨੇ ਕਸ ਨੂੰ /ਕੈਹਾ-- 
ਚੱਪਲ? 


(0 ॥੨੧੨ 


ਜੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਨਾਲ (ਗੱਲ) ਕਹੀ ਕਿ ਮੈਂ ਇਕ 
ਪ੍ਰਤਿਗਿਆ ਕਰ ਰਖੀ ਹੈ। ਜੋ ਇਨ੍ਹਾਂ ਸੱਤ ਬਲਦਾਂ _(ਸਾਨ੍ਹਾਂ) ਨੂੰ _(ਇਕੌਠਿਆਂ ਹੀ) ਨੱਥ ਲਵੇ, 
ਸਾਥੀ 


ਬਣਾ ਕੇ ਲੈ ਜਾਵੇ।੨੧0੩। 


ਸ੍ਰੀ ਕ੍ਰਿਸ਼ਨ ਨੇ ਆਪਣੇ ਪੀਲੇ ਦੁਪੱਟੇ ਨੂੰ ਲਕ _ਨਾਲ ਕਸ ਕੇ 
ਭੇਖ (ਸਰੂਪ) ਬਣਾ ਲਏ। ਵੇਖਣ ਵਿਚ ਇਕੋ ਹੀ ਕ੍ਰਿਸ਼ਨ ਲਗਦੇ ਸਨ, 
ਵੇਖ ਕੇ ਭੇਦ ਨੂੰ ਨਹੀਂ ਸਮਝਿਆ। ਪੈਰਾਂ ਨੂੰ ਦਬਾ ਕੇ ਅਤੇ ਅੱਖਾਂ ਨੂੰ ਨਚਾ ਕੇ (ਸ੍ਰੀ ਕ੍ਰਿਸ਼ਨ) 
ਸਾਰਿਆਂ ਸੂਰਮਿਆਂ ਵਿਚ _(ਸ੍ਰੇਸ਼ਠ) ਸੂਰਮਾ _ਅਖਵਾਇਆ। _ ਜਦ ਹੀ 


ਬਲਦਾ 
ਲਿਆ, _ (ਤਦ) _ ਸਭ _ ਨੇ ਧੰਨ _ਧੰਨ _ਕਿਹਾ।੨੧0੪। 
ਜਦ ਸ੍ਰੀ ਕ੍ਰਿਸ਼ਨ ਨੇ ਸੱਤਾਂ ਬਲਦਾਂ ਨੂੰ ਨੱਥ ਲਿਆ ਤਦ ਸਾਰੇ ਯੋਧੇ ਇਨ੍ਹਾਂ ਨੂੰ ਆਖਣ 
ਉਸ 


੍ 
ਮਿ 
ਹੂ 
ਰਹ 
ਕੋ 
੩ 
ਕਰ 
ਤਤ 
3 


੬੭0 


ਸੀ _ਦਸਮ-ਗ੍ਰੰਥ _ਸਾਹਿਬ 


ਗਾੜ ਪਰੀ ਗਜ ਪੈ ਜਬ ਹੀ ਤਿਹ ਨਾਕਹਿ_ਤੇ ਪ੍ਰਭੂ _ਰਾਖਿ ਲਿਯੋ_ਹੈ। 
ਭੀਰ ਪਰੇ _ਰਨਧੀਰ ਭਯੋ ਜਨ ਪੀਰ _ਨਿਹਾਰਿ ਅਧੀਰ ਭਯੋ _ਹੈ। ੨੧0੬। 


ਜੋ ਬਿਧਿ ਬੇਦ ਕੇ ਬੀਚ ਲਿਖੀ ਬਿਧਿ ਤਾਹੀ ਸੋ _ਬ੍ਯਾਹ ਸਿਆਮ ਕੋ _ਕੀਨੋ। 
ਆਨੰਦ ਕੈ ਅਤਿ ਹੀ ਚਿਤ ਮੈ ਸਭ ਦੀਨ ਸੁ ਬਿਪੁਨ ਸਾਜ ਨਵੀਨੋ। 

ਅਉ ਗਜਰਾਜ ਬਡੇ ਅਰੁ ਬਾਜ ਘਨੇ ਧਨ ਲੈ ਬ੍ਰਿਜਨਾਥ ਕੋ ਦੀਨੋ। 

ਸ੍ਯਾਮ ਭਨੇ ਇਹ ਭਾਤਿ ਸੋ ਭੂਪਤਿ ਲੋਕ ਬਿਖੈ ਅਤਿ ਹੀ ਜਸੁ _ਲੀਨੋ। ੨੧0੭। 


/ਉੈਪ ਛਲ ਸਭਾ ਸੋ 
ਹਾਵੀਯਾਂ 
ਭੂਪ ਸਿੰਘਾਸਨ ਊਪਰਿ ਬੈਠ ਕੈ ਮਧਿ ਸਭਾ ਇਹ ਭਾਤਿ ਬਖਾਨਿਯੋ। 
ਤੈਸੋ ਈ ਕਾਮੁ ਕੀਯੋ _ਜਦੁਨੰਦਨ ਜਿਉ ਧਨੁ ਸ੍ਰੀ _ਰਘੁਨੰਦਨ ਤਾਨਿਯੋ। 
ਜੀਤਿ ਉਜੈਨ ਕੇ ਭੂਪ ਕੀ ਭੈਨ ਪੁਰੀ ਇਹ ਅਉਧ ਜਬੈ ਪਗੁ ਠਾਨਿਯੋ। 
ਦੇਖਤ ਹੀ ਸਭ ਹੀ ਮਨ ਮੈ ਬ੍ਰਿਜ ਨਾਇਕ ਸੂਰ ਸਹੀ ਕਰਿ ਜਾਨਿਯੋ। ੨੧0੮। 


ਭੂਪ ਜਬੈ ਅਪਨੇ ਮਨ ਮੈ _ਜਦੁਬੀਰ ਕੋ ਬੀਰ ਸਹੀ ਕਰਿ _ਜਾਨਿਯੋ। 
ਸੀ ਬ੍ਰਿਜ ਨਾਇਕ ਜੁਧ ਸਮੈ ਅਰਿ ਅਉਰ ਨ ਆਖਨ _ਅਗੂਜ ਆਨਿਯੋ। 
ਮੰਤਨ ਹੇਰਿ ਸਭੈ ਹਰਿ ਕੋ ਬਰੁ ਲਾਇਕ ਹੈ ਇਹ ਭਾਤਿ ਬਖਾਨਿਯੋ। 


ਅਉਧ ਕੇ ਰਾਇ ਤਬੈ ਅਪੁਨੇ ਮਨ ਮੈ ਕਬਿ ਸ੍ਯਾਮ ਮਹਾ ਸੁਖੁ _ਮਾਨਿਯੋ। ੨੧0੯। 


ਕਰਮਨ ਮੈ ਦਿਜ ਸ੍ਰੇਸਟ ਜੁ ਥੇ ਜਬ ਸੋ ਇਹ ਭੂਪ ਸਭਾ ਹੂੰ ਮੈ ਆਏ। 
ਦੈ ਕੈ ਅਸੀਸ ਨ੍ਰਿਪੋਤਮ ਕੋ ਕਬਿ ਸ੍ਯਾਮ ਭਨੈ ਇਹ ਬੈਨ ਸੁਨਾਏ। 
ਜਾ _ਦੁਹਿਤਾ ਕੇ ਸੁਨੋ ਤੁਮ ਹੇਤੁ ਘਨੇ ਦਿਜ ਦੇਸਨ ਦੇਸ ਪਠਾਏ। 


ਸੋ ਤੁਮ ਰਾਇ ਅਚਾਨਕ ਹੀ ਬਰੁ ਲਾਇਕ ਸ੍ਰੀ ਬ੍ਰਿਜ ਨਾਇਕ ਪਾਏ। ੨੧੧0। 


ਯੌ ਸੁਨਿ ਕੈ ਬਤੀਯਾ ਤਿਨ ਕੀ ਚਿਤ ਕੇ ਨ੍ਰਿਪ ਬੀਚ ਹੁਲਾਸ ਬਢੈ ਕੈ। 
ਦਾਜ ਦਯੋ ਜਿਹ ਅੰਤ ਨ ਆਵਤ _ਬਾਜਨ ਦ੍ਰਾਰ ਅਨੇਕ _ਬਜੈ ਕੈ। 
ਬਿਪੁਨ ਦੀਨ _ਘਨੀ _ਦਛਨਾ ਸੁਖੁ ਪਾਇ ਕਿਤੈ ਜਦੁਬੀਰ ਚਿਤੈ ਕੈ। 
ਸੁੰਦਰ ਜੋ ਆਪਨੀ ਦੁਹਿਤਾ ਸੁ ਦਈ ਘਨਿ ਸ੍ਯਾਮ ਕੇ _ਸੈਗਿ ਪਠੈ ਕੈ। ੨੧੧੧। 


ਜੀਤਿ ਸੁਅੰਬਰ ਮੈ ਹਰਿ ਆਉਧ ਕੇ ਭੂਪਤਿ ਕੀ ਦੁਹਿਤਾ ਜਬ ਆਯੋ। 
ਬਾਗ ਕੇ ਭੀਤਰ ਸੈਲ ਕਰੈ ਸੰਗ ਪਾਰਥ ਥੇ ਚਿਤ ਮੈ ਠਹਰਾਯੋ। 

ਪੋਸਤ ਭਾਗ ਅਫੀਮ _ਘਨੇ ਮਦ _ਪੀਵਨ ਕੇ ਤਿਨਿ ਕਾਜ ਮੰਗਾਯੋ। 

ਮੰਗਨ ਲੋਗਨ ਬੋਲਿ ਪਠਿਯੋ ਬਹੁ ਆਵਤ ਭੇ ਜਨ ਪਾਰ ਨ ਪਾਯੋ। ੨੧੧੨। 


ਕ੍ਰਿਸਨਾਵਤਾਰ ੬੭੧ 


ਭੀੜ ਬਣੀ ਸੀ ਤਾਂ (ਉਸ ਨੂੰ) ਤੇਂਦੂਏ ਪਾਸੋਂ ਪ੍ਰਭੂ ਨੇ _ਬਚਾ ਲਿਆ _ਸੀ। (ਆਪਣੇ) ਦਾਸਾਂ 
ਉਤੇ 


ਉਤੇ (ਜਦ) ਭੀੜ ਪੈਂਦੀ ਹੈ (ਤਾਂ) ਰਣਧੀਰ ਹੋ ਜਾਂਦਾ ਹੈ ਅਤੇ (ਉਨ੍ਹਾਂ ਦੀ) ਪੀੜ ਨੂੰ ਵੇਖ 
ਕੇ _ਅਧੀਰ ਹੋ ਜਾਂਦਾ _ਹੈ।੨੧0੬। 

ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਉਸੇ ਵਿਧੀ ਨਾਲ ਸ੍ਰੀ ਕ੍ਰਿਸ਼ਨ ਦਾ ਵਿਆਹ ਕਰ 
ਦਿੱਤਾ। ਚਿਤ ਵਿਚ _ਬਹੁਤ ਆਨੰਦ ਪ੍ਰਾਪਤ ਕਰ ਕੇ ਸਾਰਿਆਂ ਬ੍ਰਾਹਮਣਾਂ ਨੂੰ ਨਵੀਆਂ ਚੀਜ਼ਾਂ 
ਅਥਵਾ _ਸਾਮਾਨ _ਦਿੱਤਾ। _ਅਤੇ ਵੌਡੇ ਵੱਡੇ _ਹਥੀ _ਅਤੇ ਘੋੜੇ _ਅਤੇ _ਬਹੁਤ ਸਾਰਾ ਧਨ _ ਲੈ 
ਕੇ ਸ੍ਰੀ ਕ੍ਰਿਸ਼ਨ ਨੂੰ ਦਿੱਤਾ। (ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ _ਰਾਜੇ ਨੇ (ਪੁੱਤਰੀ 
ਦਾ ਵਿਆਹ _ ਕਰ ਕੇ) ਸੰਸਾਰ _ਵਿਚ _ ਬਹੁਤ _ ਯਸ਼ _ਖਟ _ ਲਿਆ।੨੧0੭। 
ਰਾਜੇ ਨੇ ਸਭਾ ਨੂੰ /ਨੈਹਾ-- 
ਮਾਵੀਲ” 


ਰਾਜੇ ਨੇ ਸਿੰਘਾਸਨ ਉਤੇ _ਬੈਠ ਕੇ, ਸਭਾ ਵਿਚ _ਇਸ ਤਰ੍ਹਾਂ _ਕਿਹਾ--ਸ੍ਰੀ ਕ੍ਰਿਸ਼ਨ ਨੇ 
ਉਸੇ ਤਰ੍ਹਾਂ ਦਾ ਕੰਮ ਕੀਤਾ ਹੈ ਜਿਵੇਂ ਸ੍ਰੀ ਰਾਮ ਚੰਦਰ ਨੇ (ਸ਼ਿਵ) ਧਨੁਸ਼ ਦਾ _ਚਿਲਾ ਚੜ੍ਹਾ 
ਕੇ ਕੀਤਾ _ਸੀ। _ਉਜੈਨ ਦੇ ਰਾਜੇ ਦੀ ਭੈਣ ਨੂੰ ਜਿਤ ਕੇ ਇਸ _ਅਯੋਧਿਆ ਨਗਰੀ _ਵਿਚ 


ਜਦ ਪੈਰ ਪਾਏ, (ਤਾਂ) ਵੇਖਦਿਆਂ ਸਾਰ ਸਾਰਿਆਂ ਨੇ ਮਨ ਵਿਚ ਸ੍ਹੀ ਕ੍ਰਿਸ਼ਨ ਨੂੰ ਸਹੀ ਸੂਰਮੇ 
ਵਜੋਂ ਪਛਾਣ _ਲਿਆ।੨੧0੮। 

ਜਦੋਂ ਰਾਜੇ ਨੇ ਆਪਣੇ ਮਨ ਵਿਚ ਸਰੀ ਕ੍ਰਿਸ਼ਨ ਸਹੀ ਸੂਰਮੇ ਵਜੋਂ ਜਾਣ ਲਿਆ, 
(ਤਾਂ) ਸ੍ਰੀ ਕ੍ਰਿਸ਼ਨ ਨੇ ਯੁੱਧ ਵੇਲੇ ਕਿਸੇ ਹੋਰ ਵੈਰੀ ਨੂੰ ਅਗੇ ਨ ਲਿਆਉਂਦਾ। ਸਾਰਿਆਂ 
ਮੰਤਰੀਆਂ ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ ਕਿ ਇਹ ਯੋਗ ਵਰ ਹੈ। ਕਵੀ 
ਸ਼ਿਆਮ _(ਕਹਿੰਦੇ ਹਨ), _ਤਦ _ਅਯੋਧਿਆ _ਦੇ ਰਾਜੇ ਨੇ _ਆਪਣੇ ਮਨ _ਵਿਚ _ਬਹੁਤ ਸੁਖ 
ਮੰਨਿਆ।੨੧0੯। 


€ (2੧੨ 


ਧਰਮ-ਕਰਮ _ਕਰਨ _ਵਿਚ _ਜੋ ਸ੍ਰੇਸ਼ਨ ਬ੍ਰਾਹਮਣ ਸਨ, _ਜਦ _ਉਹ ਇਸ _ਰਾਜ-ਸਭਾ 
ਵਿਚ ਆਏ। ਕਵੀ ਸ਼ਿਆਮ ਕਹਿੰਦੇ ਹਨ, ਉਸ ਉਤਮ ਰਾਜੇ ਨੂੰ ਅਸੀਸ ਦੇ ਕੇ ਇਹ ਬਚਨ 
(ਕਹਿ ਕੇ) ਸੁਣਾਏ। ਹੇ ਰਾਜਨ! ਸੁਣੋ, ਜਿਸ ਪੁੰਤਰੀ (ਦਾ ਸੁਯੋਗ ਵਰ _ਲੌਂਭਣ) ਲਈ ਤੁਸੀਂ 
ਦੇਸਾਂ ਦੇਸਾਂ ਵਿਚ ਬਹੁਤ _ਸਾਰੇ ਬ੍ਰਾਹਮਣ ਭੇਜੇ ਸਨ, _ਉਸ _ਲਈ ਯੋਗ ਵਰ, ਸ੍ਰੀ ਕ੍ਰਿਸ਼ਨ 
ਨੂੰ ਤੁਸੀਂ ਅਚਾਨਕ _ਹੀ __ਪਾ ਲਿਆ _ਹੈ।੨੧੧0। 


ਇਸ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਚਿਤ ਵਿਚ ਉਤਸਾਹ 


ਉਤੇ ਅਨੇਕ _ਤੜ੍ਹਾਂ ਦੇ ਵਾਜੇ _ਵਜਵਾਏ _ਹਨ। _ ਬ੍ਰਾਹਮਣਾਂ ਨੂੰ ਬਹੁਤ _ਦੱਛਣਾ ਦਿੱਤੀ ਹੈ ਅਤੇ 
ਸੀ ਕ੍ਰਿਸ਼ਨ ਨੂੰ ਵੇਖ ਕੇ ਚਿਤ ਵਿਚ ਬਹੁਤ ਸੁਖ ਪਾਇਆ ਹੈ। ਆਪਣੀ ਜੋ ਸੁੰਦਰ ਪੁੱਤਰੀ 


ਘ 


ਸੀ, ਉਹ ਸ੍ਰੀ ਕ੍ਰਿਸ਼ਨ ਨੂੰ ਦੇ ਕੇ ਨਾਲ ਤੋਰ ਚਿੱਤੀ।੨੧੧੧। 


ਜਦ ਸ੍ਰੀ ਕਿਸ਼ਨ ਅਯੋਧਿਆ ਦੇ ਰਾਜੇ ਦੀ ਪੁੱਤਰੀ ਨੂੰ _ਸੁਅੰਬਰ _ਵਿਚ _ਜਿਤ 
ਗਏ, (ਤਦ) ਅਰਜਨ ਨਾਲ _ਬਾਗ _ਵਿਚ _ਸੈਰ ਕਰਨ ਲਈ ਮਨ ਵਿਚ ਇੱਛਾ ਪੈਦਾ ਹੋਈ। 
ਪੋਸਤ, _ ਭੰਗ, _ ਅਫੀਮ _ ਅਤੇ _ ਪੀਣ _ਵਾਸਤੇ _ਬਹੁਤ ਸਾਰੀ _ਸ਼ਰਾਬ _ਮੰਗਵਾ _ਲਈ। _ ਮੰਗਣ 
ਜਾ _ਸਕਦਾ।੨੧੧੨। 


੬੭੨ ਸੀ _ਦਸਮ-ਗ੍ਰੰਥ ਸਾਹਿਬ 


ਬਹੁ _ਰਾਮਜਨੀ ਤਹ _ਨਾਚਤ ਹੈ ਇਕ _ਝਾਝਰ _ਬੀਨ ਮ੍ਰਿਦੰਗ ਬਜਾਵੈ। 
ਦੈ ਇਕ ਝੂਮਕ ਆਵਤ ਹੈ ਇਕ ਭਾਮਿਨ ਦੈ ਹਰਿ ਝੂਮਕ ਜਾਵੈ। 
ਕਾਨ੍ਹ ਪਟੰਬਰ ਦੇਤ ਤਿਨੈ ਮਨਿ ਲਾਲ ਘਨੇ ਚਿਤ ਕੋ ਜੁ _ਰਿਝਾਵੈ। 
ਸ੍ਯਾਮ ਭਨੈ ਬਹੁ ਮੋਲ ਖਰੇ ਸੁਰਰਾਜਹਿ ਕੋ ਕੋਊ ਹਾਥਿ ਨ ਆਵੈ। ੨੧੧੩। 


ਪਵਤ ਉਸੀ! ਹੋਰ ਪਰੀ ਬੰਨੀ ਲਿਹ, ਰਵਿ 

ਏਕ ਰਿਝਾਵਤ ਹੈ ਹਰਿ" ਕੋ ਕਬਿ ਸ੍ਯਾਮ ਭਨੈ ਪੜਿ ਛੰਤ ਸਵਇਯਾ। 
ਅਉਰ ਦਿਸਾ ਕੇ ਬਿਖੈ ਸੁ ਘਨੇ ਮਿਲਿ ਨਾਚਤ ਹੈ ਕਰਿ ਗਾਨ ਭਵਇਆ। 
ਕਉਨ ਕਮੀ ਕਹੋ ਕਦ 


ਤਿਨ ਕੌ ਬਹੁ ਦੈ ਸੈਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਿਯੋ। 
ਪੋਸਤ ਭਾਗ ਅਫੀਮ ਮੰਗਾਇ ਪੀਓ ਮਦ ਸੋਕ ਬਿਦਾ ਕਰਿ ਡਾਰਿਯੋ। 

ਮਤਿ ਹੋ ਚਾਰੋਈ ਕੈਫਨ ਸੋ ਸੁਤ ਇੰਦੂ ਕੈ ਸੋ ਇਮਿ ਸ੍ਯਾਮ ਉਚਾਰਿਯੋ। 

ਕਾਮ ਕੀਯੋ _ਬੁਹਮਾ ਘਟਿ ਕਿਉ ਮਦਰਾ ਕੋ_ਨ ਆਠਵੋ _ਸਿੰਧੁ _ਸਵਾਰਿਯੋ। _੨੧੧੫। 


ਦੰਹਰਾ 
ਤਬ ਪਾਰਥ ਕਰ ਜੋਰਿ ਕੈ ਹਰਿ ਸਿਉ ਕਹਿਯੋ ਸੁਨਾਇ। 


੮ 


ਜੜ _ਬਾਮਨ ਇਨ ਰਸਨ ਕੋ ਜਾਨੇ ਕਹਾ ਉਪਾਇ। _੨੧੧੬। 


/&ਤਾ ਤਾੰ ਦਸਮ ਕੰਧ ਪੁਰਾਣੇ ਯੱਝੋਤ੍ਰਾ ਨਾਟਕਾ /੍ਰੈਸਨਾਵਤਾਰੇ /ਲ੍ਰਖਭਾ 
ਨਾਲ _%ਵਧ ਰਾਜੇ ਕੰ _ਏਾਹਿਤਾ /ਨਵਾਹਤ ਭਲ/ 
ਅਥ ਇੰਦੂ ਭੂਮਾਸੁਰ ਕੇ ਦੁਖ ਤੇ ਆਵਤ ਭਏ ਕਥਨੰ 
ਚੱਪਣਾ 
ਦ੍ਰਾਰਵਤੀ ਜਬ _ਜਦੁਪਤਿ ਆਯੋ। ਇੰਦੂ ਆਇ ਪਾਇਨ _ਲਪਟਾਯੋ। 
ਭੂਮਾਸੁਰ ਕੋ ਦੂਖ ਸੁਨਾਯੋ। ਪ੍ਰਭ ਤਿਹ ਤੇ ਮੈ ਅਤਿ ਦੁਖੁ ਪਾਯੋ। ੨੧੧੭। 
ਦੰਹਰਾ 
ਸੋ ਮੋ ਪਰ ਅਤਿ ਪ੍ਰਬਲ ਹੈ ਮੋ ਪੈ ਸਧਿਯੋ ਨ ਜਾਇ। 
ਤਾ ਕੋ ਆਪਨ ਹੀ ਪ੍ਰਭੂ _ਕੀਜੈ ਨਾਸ ਉਪਾਇ। _੨੧੧੮। 
ਹਾਵੀਯਾਂ 
ਤਬ ਇੰਦੂ ਬਿਦਾ ਕੈ ਦਯੋ ਪ੍ਰਭ ਜੂ ਤਿਹ ਕੋ ਸੁ ਸਮੋਧ ਭਲੈ ਕਰਿ ਕੈ। 
ਮਨ ਮੈ ਕਹਿਯੋ ਚਿੰਤ ਨ ਤੂ ਕਰਿ ਰੇ ਚਲਿ ਹੋ ਨਹੀ ਹਉ ਤਿਹ ਤੇ ਟਰਿ ਕੈ। 


੧. 'ਕਰਿ” 


ਕ੍ਰਿਸਨਾਵਤਾਰ ੬੭੩ 


ਰਿੰਗ ਨੂੰ ਵਜਾਉਂਦੀਆਂ _ਹਨ। _ਕਈ ਇਕ _ਝੁਮਰ ਪਾਉਂਦੀਆਂ ਆਉਂਦੀਆਂ 


ਚ ਵੋ 


ਕਤਰ ਨ ਹਕ ਰਿ 


ਕੀਮਤੀ _ਹਨ ਜੋ ਇੰਦਰ ਦੇ ਹੱਥ _ਵੀ ਨਹੀਂ _ਲਗਦੇ।੨੧੧੩। 


ਛੰਦ ਖੁਸ਼ 
ਕੇ ਬਹੁਤ _ਨਚਦੇ ਹਨ ਫਿਰ ਗਾਉਂਦੇ _ਹਨ। ਦਸੋ, ਉਨ੍ਹਾਂ ਨੂੰ ਕਿਹੜੀ ਗੱਲ 
ਦੀ ਘਾਟ ਹੈ ਜੋ ਸ੍ਰੀ ਕ੍ਰਿਸ਼ਨ ਦੇ ਘਰ ਆ ਗਏ ਹਨ।੨੧੧੪। 

ਉਨ੍ਹਾਂ ਨੂੰ ਬਹੁਤ ਕੁਝ ਦੇ ਕੇ ਅਤੇ ਅਰਜਨ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਭੋਜਨ 
ਵਾਲੀ ਉਤੇ ਚਰਨ _ਪਾਏ। ਪੋਸਤ, ਭੰਗ, _ਅਫੀਮ ਮੰਗਵਾ ਲਈ ਅਤੇ ਸ਼ਰਾਬ ਪੀ ਕੇ 


ਥਾ 
ਗ਼ੰਮ ਦੂਰ _ਕਰ ਦਿੱਤੇ। ਚੌਹਾਂ ਹੀ ਨਸ਼ਿਆਂ ਨਾਲ ਮਸਤ ਹੋ. ਕੇ ਸ੍ਰੀ ਕ੍ਰਿਸ਼ਨ ਨੇ ਅਰਜਨ 
ਇਸ ਤਰ੍ਹਾਂ ਕਿਹਾ ਕਿ ਬ੍ਰਹਮਾ ਨੇ _ਬੜਾ ਮਾੜਾ ਕੰਮ ਕੀਤਾ ਹੈ, (ਉਸ ਨੇ) ਸ਼ਰਾਬ ਦਾ 


ਸੀ।੨੧੧੬। 

/ਟੈਥੇ ਸੀ ਦਸ ਅਕੰਹ ੪ਰਾਣ ਲਾੰਝਤੂ ਨਾਟਕ ਦੇ /ਕੈਸ਼ਨਾਵਤਾਰ ਦੇ ਲਲਦਾਂ ਨੂੰ ਨੱਥ ਕੇ 

%ਨੋਂਆ ਦੇ _ਰਾਨੇ ਦੀ _ਠੱਤਗੀ ਨਾਲ਼ #ਵਆਹ ਕਰਨ ਦੇ ਪੁਸੰਨਾ ਦੀ _ਨਆ#੫ਤੰ/ 

ਹੁਣ ਇੰਦਰ ਦਾ ਭੁਮਾਸੁਰ ਤੋ ਦੁਖੀ ਹੋ ਕੇ ਆਉਣ ਦਾ ਕਥਨ 
ਚੱਪਣ/ 

ਜਦ ਸੀ ਕ੍ਰਿਸ਼ਨ ਦੁਆਰਿਕਾ ਆ ਗਏ (ਤਾਂ) ਇੰਦਰ ਆ ਕੇ ਪੈਰਾਂ ਨਾਲ ਲਿਪਟ 
ਗਿਆ। _ਭੂਮਾਸੁਰ (ਵਲੋਂ ਦਿੱਤੇ) ਦੁਖਾਂ ਨੂੰ _ਸੁਣਾਇਆ--ਹੇ ਪੁ੍ਭੂ! ਮੈਂ ਉਸ ਤੋਂ ਬਹੁਤ _ਦੁਖ 
ਪ੍ਰਾਪਤ ਕੀਤਾ _ਹੈ।੨੧੧੭। 
ਦੰਹਰ” 

ਉਹ ਮੇਰੇ ਉਤੇ ਭਾਰੂ ਹੈ (ਇਸ ਲਈ) ਮੇਰੇ ਕੋਲੋਂ ਸਾਧਿਆ ਨਹੀਂ ਜਾਂਦਾ। ਹੇ ਪ੍ਰਭੂ! 
ਉਸ ਨੂੰ ਨਸ਼ਟ ਕਰਨ _ਦਾ ਆਪ ਹੀ (ਕੋਈ) ਉਪਾ ਕਰੋ।੨੧੧੮। 


ਇੰਦਰ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਵਿਦਾ ਕਰ _ਦਿੱਤਾ। 
ਨ 


ਨੇ 
ਅਤੇ _ਕਿਹਾ--ਓਇ! ਤੂੰ ਮਨ ਵਿਚ ਚਿੰਤਾ ਕਰ, ਮੈਂ ਚਲਦਾ ਹਾਂ, ਮੈਂ ਉਸ ਤੋਂ ਪਿਛੇ 


੬੭੪ 


ਸੀ _ਦਸਮ-ਗ੍ਰੰਥ _ਸਾਹਿਬ 


ਕੁਪ ਕੈ ਜਬ ਹੀ ਰਥ ਪੈ ਚੜਿ ਹੋ ਸਭ ਸਸਤੂਨ ਹਾਥਨ ਮੈ ਧਰਿ ਕੈ। 
ਡਰਿ ਤੂ ਨ ਅਰੇ ਡਰਿ ਹਉ ਤੁਮਰੇ ਅਰਿ ਕਉ ਪਲਿ ਮੈ ਸਤਿ ਧਾ ਕਰਿ ਕੈ। ੨੧੧੯। 


ਮਘਵਾ ਸਿਰ ਨਿਆਇ ਗਯੋ ਗ੍ਰਿਹ ਕੋ ਤਿਹ ਕੋ ਚਿਤ ਮੈ ਬਧਿ ਸ੍ਯਾਮ ਬਸਾਯੋ। 
ਸਹ ਹਦ ਬਨਿ ਰਿਦੈ ਹਿ-ਿਿ 

ਏਕ ਤ੍ਰੀਯਾ ਹਿਤ ਲੈ ਸੈਗਿ ਕਉਤਕਿ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ। 
ਸ੍ਯਾਮ ਚਲੇ ਤਿਹ ਓਰ ਨਹੀ ਤਿਹ ਊਪਰਿ ਅੰਤ _ਦਸਾਨਿਹ ਧਾਯੋ। _੨੧੨॥। 


ਗਰੁੜੁ ਪਰ ਸ੍ਯਾਮ ਜਬੈ ਚੜ ਕੈ ਤਿਹ ਸਤ੍ਰਹਿ ਕੀ ਜਬ ਓਰਿ ਸਿਧਾਰਿਯੋ। 
ਪਾਹਨ ਕੋਟਿ ਪਿਖਿਯੋ ਪਿ੍ਰਿਥਮੈ ਦੁਤੀਏ ਬਰੁ ਲੋਹ ਕੋ ਨੈਨ _ਨਿਹਾਰਿਯੋ। 

ਨੀਰ ਕੋ _ਹੇਰਤ ਭਯੋ ਤ੍ਰਿਤੀਏ ਅਰੁ ਆਗਿ ਕੋ _ਚਉਥੀ ਸੁ ਠਾਉਰ ਬਿਚਾਰਿਯੋ। 
ਪਾਚਵੋਂ _ਪਉਨ _ਪਿਖਿਓ ਖਟ _ਫਾਸਨ ਕ੍ਰੋਧ ਕੀਯੋ ਇਹ _ਭਾਤਿ _ਹਕਾਰਿਯੋ। _੨੧੨੧। 


ਦੰਹਰਾ 
ਅਰੇ ਦੁਰਗ ਪਤਿ ਦੁਰਗ ਕੇ ਰਹਿਯੋ ਕਹਾ ਛਪ ਬੀਚ। 
ਰਿਸਿ ਹਮ ਸੋ ਰਨ ਮਾਡ ਤੁਹਿ ਠਾਢਿ ਪੁਕਾਰਤ ਮੀਚ। ੨੧੨੨। 
ਮਾਵੀਲ” 
ਜਉ ਇਹ ਭਾਤ ਕਹਿਯੋ ਜਦੁਨੰਦਨ ਤਉ ਉਹ ਸਤਰ _ਲਖਿਯੋ ਕੋਊ ਆਯੋ। 
ਅਉਰ ਸੁਨਿਯੋ ਜਿਹ ਏਕ ਹੀ ਚੋਟ ਸੋ _ਕੋਟਨ ਕੋਪ ਚਟਾਕ ਗਿਰਾਯੋ। 
ਬਾਰਿ ਕੇ ਕੋਟ ਬਿਖੈ ਮੁਰ ਦੈਤ ਹੁਤੋ ਸੁਨਿ ਸੋਰ ਸੋਊ ਉਠਿ ਧਾਯੋ। 
ਸ੍ਯਾਮ ਕੇ _ਬਾਹਨ ਕੋ ਤਿਨ ਕੋਪਿ ਤ੍ਰਿਸੂਲ ਕੈ ਆਇ ਕੈ ਘਾਵ ਚਲਾਯੋ। _੨੧੨੩। 


ਸੋ_ਖਗਰਾਜ ਨ ਚੋਟ ਗਨੀ ਤਿਨ ਦਉਰਿ ਗਦਾ ਗਹਿ ਕਾਨ੍ਹ ਕੋ _ਮਾਰੀ। 
ਆਵਤ ਹੈ ਸਿਰ ਸਾਮੁਹੇ ਚੋਟ ਚਿਤੈ ਇਮ ਸ੍ਰੀ _ਬਿਜਨਾਥ ਬਿਚਾਰੀ। 

ਕੋਪ ਬਢਾਇ ਤਬੈ ਅਪੁਨੇ ਸੁ ਕਮੋਦਕੀ ਹਾਥ ਕੇ ਬੀਚ _ਸੰਭਾਰੀ। 

ਚੋਟ ਜੁ ਆਵਤ ਹੀ _ਅਰਿ ਕੀ ਇਹ ਏਕਹਿ ਚੋਟਿ ਚਟਾਕ ਨਿਵਾਰੀ। ੨੧੨੪। 


ਘਾਵ ਬਿਅਰਥ ਗਯੋ ਜਬ ਹੀ ਤਬ ਗਾਜ ਕੈ ਰਾਛਸ ਕੋਪ _ਬਢਾਯੋ। 
ਦੇਹ ਬਬਢਾਇ _ਬਢਾਇ ਕੈ ਆਨਨ ਸ੍ਯਾਮ ਜੂ ਕੇ ਬਧ _ਕਾਰਨ ਧਾਯੋ। 
ਨੰਦਗ _ਕਾਢਿ ਤਬੈ ਕਟਿ ਤੇ ਬ੍ਰਿਜਨਾਥ ਤਬੈ ਤਕਿ ਤਾਹਿ ਚਲਾਯੋ। 
ਜੈਸੇ ਕੁਮ੍ਹਾਰ ਕਟੈ ਘਟਿ ਕੋ ਅਰਿ ਕੋ ਸਿਰ ਤੈਸੇ ਹੀ ਕਾਟ ਗਿਰਾਯੋ। ੨੧੨੫। 


/2ਇਤੇ ਨੰ ਲੰਠਤ ਨਾਟਕ ਯੁੰਲੇ ਸਨਾਵਤਾਨੇ ਨਰ _ਏਤ _ਲਧਹ/ 


ਕ੍ਰਿਸਨਾਵਤਾਰ ੬੭੫ 
ਨਹੀਂ _ਹਟਾਂਗਾ। _ਜਦ ਮੈਂ_ਸਾਰੇ ਸ਼ਸਤ੍ਰ ਹੱਥਾਂ ਵਿਚ ਪਕੜ ਕੇ, ਕ੍ਰੋਧਵਵਾਨ ਹੋ ਕੇ ਰਥ ਉਤੇ 
ਚੜ੍ਹਾਂਗ। ਓਇ (ਇੰਦਰ!) ਤੁੰ ਨ ਡਰ, ਮੈਂ ਤੇਰੇ ਵੈਰੀ ਦੇ ਪਲ ਵਿਚ ਹੀ ਸੌ ਟੋਟੇ ਕਰ 


ਕੇ ਸੁਟ ਦਿਆਂਗਾ।੨੧੧੯। 
ਇੰਦਰ ਸਿਰ ਝੁਕਾ ਕੇ ਘਰ ਨੂੰ ਚਲਾ ਗਿਆ ਅਤੇ ਉਸ (ਭੂਮਾਸੁਰ) ਨੂੰ ਮਾਰਨ ਦਾ 


ਸੀ ਕ੍ਰਿਸ਼ਨ ਨੇ ਮਨ ਵਿਚ ਨਿਸਚਾ ਕਰ _ਲਿਆ। (ਕ੍ਰਿਸ਼ਨ ਨੇ) ਯਾਦਵਾਂ ਦੀ ਸੈਨਾ ਨਾਲ ਲਈ, 
ਪਰ ਨੂੰ ਨਾਲ ਲ! ਕੇ ਨਹੀਂ ਗਏ। ਇਕ ਇਸਤਰੀ ਦੇ ਹਿਤ ਨੂੰ ਨਾਲ ਲੈ ਲਿਆ। 
ਇਸ ਕੌਤਕ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਸ੍ਹੀ ਕ੍ਰਿਸ਼ਨ ਉਸ 
ਵਲ ਸਗੋਂ ਉਸ _ਉਤੇ ਅੰਤ ਦੀ ਦਸ਼ਾ ਨੇ ਧਾਵਾ ਬੋਲਿਆ ਹੈ।੨੧੨0। 
ਗਰੂੜ _ਉਤੇ ਸਵਾਰ ਹੋ ਕੇ ਸ੍ਰੀ ਕ੍ਰਿਸ਼ਨ ਜਿਸ ਵੇਲੇ ਵੈਰੀ ਵਲ ਤੁਰ _ਪਏ। ਉਨ੍ਹਾਂ 
ਨੇ ਪਹਿਲਾਂ _ਪੌਥਰ _ਦਾ ਕਿਲ੍ਹਾ ਵੇਖਿਆ ਅਤੇ ਦੂਜਾ _ਚੌਗੇ _ਲੋਹੇ _ਦਾ _(ਬਣਿਆ ਹੋਇਆ) 
ਔਖਾਂ _ਨਾਲ _ਵੇਖਿਆ। _ਤੀਜੀ _ਪਾਣੀ ਦੀ _(ਖਾਈ) ਵੇਖੀ ਅਤੇ ਅਗਨੀ ਨੂੰ ਚੌਥੀ ਥਾਂ ਤੇ 
ਤੇ ਪੌਣ (ਦਾ ਚੱਕਰ) ਵੇਖਿਆ ਅਤੇ ਛੇਵੀਂ (ਥਾਂ ਤੇ) ਫੌਧੇ ਤਕੇ। 
(ਸੀ ਕ੍ਰਿਸ਼ਨ ਨੇ) ਕ੍ਰੋਧ _ਕਰ ਕੇ ਉਸ ਨੂੰ ਲਲਕਾਰਿਆ।੨੧੨੧। 


ਦਿੱਤਾ।੨੧੨੩। 

ਗਰੂੜ ਨੇ ਉਸ ਚੋਟ ਨੂੰ 
ਕ੍ਰਿਸ਼ਨ ਨੂੰ _ਮਾਰੀ। _ਸਾਹਮਣੇ ਸਿਰ ਤੇ ਆਉਂਦੀ ਸਟ ਨੂੰ ਵੇਖ ਕੇ ਕ੍ਰਿਸ਼ਨ ਨੇ ਇਸ 
ਵਿਚਾਰ _ਕੀਤਾ। ਆਪਣੇ ਮਨ _ਵਿਚ 
ਵਿਚ ਸੰਭਾਲ ਲਈ। ਵੈਰੀ ਦੀ ਜੋ 
ਕਰ _ਦਿੱਤਾ।੨੧੨੪। 

ਜਦੋਂ _(ਮੁਰ ਦੈਂਤ ਦਾ) ਵਾਰ ਵਿਅਰਥ _ਚਲਾ _ਗਿਆ ਤਦੋਂ (ਉਸ) ਰਾਖਸ਼ ਨੇ ਗੱਜ 
ਕੇ ਕ੍ਰੋਧ ਨੂੰ ਵਧਾਇਆ। (ਉਸ ਨੇ ਫਿਰ) ਸ਼ਰੀਰ ਨੂੰ ਵਧਾ ਲਿਆ ਅਤੇ ਮੂੰਹ ਨੂੰ ਵੀ ਵਧਾ 


ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਟੁਟ ਕੇ ਪੈ ਗਿਆ। ਤਦ ਸ੍ਰੀ ਕ੍ਰਿਸ਼ਨ ਨੇ ਲਕ 
ਨਾਲੋ _ਨੰਦਗ (ਖੜਗ) _ਕਢ _ਲਿਆ ਅਤੇ ਉਸੇ _ਵੇਲੇ _ਨਿਸ਼ਾਣਾ ਬੰਨ੍ਹ _ਕੇ ਚਲਾ _ਦਿੱਤਾ। 
ਜਿਵੇਂ _ਕੁਸ੍ਰਿਆਰ (ਚੌਂਕ ਤੋਂ _ਤਾਰ ਨਾਲ) ਘੜੇ ਨੂੰ ਕਟ ਦਿੰਦਾ ਹੈ, ਉਸੇ ਤਰ੍ਹਾਂ ਵੈਰੀ ਦਾ 
ਸਿਰ ਕਟ ਕੇ ਡਿਗਾ ਦਿੱਤਾ।੨੧੨੫। 

/ਟਲੇ ਨੀ ਲਾਠਤੂ ਨਾਟਕ ਦੇ ਸਰ੍‌ਸਨਾਵਤਾਰ ਦੇ ਨਰ ਦੈਂਤ ਲਧ਼_ ਦੇ ਪੁਸੰਨਾ ਦੀ #ਮਪਤਾੀ/ 


੬੭੬ 


ਉਸ ਤੀ ਜਿ ਗਹਿ ਪਨ ਨ ਤਬ ਗਿ 
ਬਾਲ ਕਮਾਨ _ਕ੍ਰਿਪਾਨਨ ਸੋ ਕਬਿ ਸ੍ਯਾਮ ਕਹੈ ਅਤਿ ਜੁਧ ਮਚਾਏ। 

ਥੋ ਸੁ ਕੁਟੰਬ ਜਿਤੋ ਤਿਹ ਕੋ ਸੁ ਸੁਨਿਯੋ ਤਿਹ ਯੌ ਮੁਰ ਸ੍ਯਾਮਹਿ ਘਾਏ। 
ਲੈ ਕੇ ਅਨੀ ਚਤੁਰੰਗ ਘਨੀ ਹਰਿ ਪੈ ਤਿਹ ਕੇ ਸੁਤ ਸਾਤ ਹੀ ਧਾਏ। ੨੧੨੬। 


ਘੇਰਿ ਦਸੋ ਦਿਸ ਤੇ ਹਰਿ ਕੌ ਤਿਹ ਸ੍ਯਾਮ ਭਨੈ ਤਕਿ ਬਾਨ ਪ੍ਰਹਾਰੇ। 
ਏਕ ਗਦਾ ਗਹਿ _ਹਾਥਨ ਬੀਚ _ਭਿਰੇ ਮਨ ਕੋ ਫੁਨਿ ਤ੍ਰਾਸ ਨਿਵਾਰੇ। 
ਸੋ ਸਭ ਆਯੁਧ ਸ੍ਯਾਮ ਸਹਾਰ ਕੈ ਜੋ ਅਪੁਨੇ ਰਿਸਿ ਸਸਤੁ ਸੰਭਾਰੇ। 
ਸੂਰ ਨ ਕਾਹੂੰ ਕੋ ਛੋਰਤ ਭਯੋ ਸਭ ਹੀ ਪੁਰਜੇ ਪੁਰਜੇ ਕਰਿ ਡਾਰੇ। ੨੧੨੭। 


ਨਾਵੰਯਾ 
ਸੈਨ ਨਿਹਾਰਿ ਹਨੀ ਅਗਨੀ ਸੁਨਿ ਸਾਤੋ _ਊ ਭ੍ਰਾਤਰ ਕ੍ਰੋਧਿ ਭਰੇ। 
ਘਨਿ ਸ੍ਯਾਮ ਜੂ ਪੈ ਕਬਿ ਸ੍ਯਾਮ ਭਨੈ ਸਭ _ਸਸਤ੍ਰਨ ਲੈ ਕਿਲਕਾਰਿ ਪਰੇ। 
ਚਹੂੰ ਓਰ ਤੇ ਘੇਰਤ ਭੇ ਹਰਿ ਕੋ ਅਪਨੇ ਮਨ ਮੈ ਨ ਰਤੀ ਕੁ ਡਰੇ। 
ਤਬ ਲਉ ਜਬ ਲਉ ਜਦੁਬੀਰ ਸਰਾਸਨ ਲੈ ਨਹੀ ਖੰਡਨ ਖੰਡ _ਕਰੇ। ੨੧੨੮। 


ਦੰਹਰ” 
ਤਬ ਕਰਿ ਸਾਰਿੰਗ ਸ੍ਯਾਮ ਲੈ ਅਤਿ ਚਿਤਿ ਕ੍ਰੋਧ ਬਢਾਇ। 
ਪੀਟਿ ਸਤ੍ਰ _ਭਯਨ ਸਹਿਤ ਜਮ ਪੁਰਿ ਦਯੋ ਪਠਾਇ। _੨੧੨੯। 
ਹਾਵੀਯ” 
ਭੂਅ ਬਾਲਕ ਤੋ ਇਹ ਭਾਤਿ ਸੁਨਿਯੋ ਮੁਰ ਬੀਰ ਸੁਪੁਤ੍ਰ ਮੁਰਾਰਿ ਖਪਾਯੋ। 
ਅਉਰ ਜਿਤੋ ਦਲ ਗਯੋ ਤਿਨ ਸੋ ਸੁ ਸੋਊ ਛਿਨ ਮੈ ਜਮ ਲੋਕ ਪਠਾਯੋ। 
ਯਾ ਸੈਗਿ ਜੂਝ ਕੀ ਲਾਇਕ ਹਉ ਹੀ ਹੋ ਯੌ ਕਹਿ ਕੈ ਚਿਤਿ ਕ੍ਰੋਧ ਬਢਾਯੋ। 
ਸੈਨ ਬੁਲਾਇ ਸਭੈ ਅਪੁਨੀ ਜਦੁਬੀਰ ਸੋ ਕਾਰਨ ਜੁਧ ਕੋ ਧਾਯੋ। ੨੧੩0। 


ਜਬ ਭੂਮਿ ਕੋ ਬਾਰਕ ਜੁਧ ਕੇ ਕਾਜ ਚੜਿਯੋ ਤਬ ਕਉਚ ਸੁ _ਸੂਰਨ ਸਾਜੇ। 
ਸੀਰੀ ਵਜ ਮਰੀਜ ਤਵ ਪੀ ਪੀ ਜਿ 

ਮਾਨਹੁ _ਕਾਲ ਪੂਲੈ ਦਿਨ ਕੋ ਪ੍ਰਗਟਿਯੋ ਘਨ ਹੀ ਇਹ _ਭਾਤਿ ਬਿਰਾਜੇ। 
ਮਾਨਹੁ ਅੰਤਕ ਕੇ ਪੁਰ ਮੈ ਭਟਵਾ ਨਹਿ ਬਾਜਤ ਹੈ ਜਨੁ _ਬਾਰੇ। ੨੧੩੧। 


ਕ੍ਰਿਸਨਾਵਤਾਰ ੬੭੭ 


ਹੁਣ ਭੂਮਾਸੁਰ ਦੇ ਯੁੱਧ ਦਾ ਕਥਨ 


ਜਦ ਸ੍ਰੀ ਕ੍ਰਿਸ਼ਨ ਨੇ ਮੁਰ ਦੈਂਤ ਨੂੰ ਤਲਵਾਰ _ਨਾਲ ਮਾਰ ਦਿੱਤਾ, ਉਸੇ ਵੇਲੇ ਉਸ 
ਦੇ ਪ੍ਰਾਣ ਯਮਲੋਕ ਨੂੰ ਭੇਜ ਦਿੱਤੇ। ਕਵੀ ਸ਼ਿਆਮ ਕਹਿੰਦੇ ਹਨ, _(ਮੁਰ ਦੇ ਹੋਰਨਾਂ ਯੋਧਿਆਂ 
ਨੇ) _ਬਾਣਾਂ, _ਕਮਾਨਾਂ _ਅਤੇ ਤਲਵਾਰਾਂ _ਨਾਲ _ਬਹੁਤ ਤਕੜਾ ਯੁੱਧ _ਕੀਤਾ। _ਉਸ _(ਮੁਰ ਦੈਂਤ) 
ਦਾ ਜਿਤਨਾ ਟੱਬਰ ਸੀ, ਉਸ ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ ਦੈੱਤ ਨੂੰ ਕ੍ਰਿਸ਼ਨ ਨੇ 
ਮਾਰ ਦਿੱਤਾ ਹੈ। (ਫਿਰ) ਉਸ ਦੇ ਸੱਤ ਪੁੱਤਰ ਬਹੁਤ _ਸਾਰੀ _ਚਤੁਰੰਗਨੀ ਸੈਨਾ ਲੈ ਕੇ ਸੀ 
ਕ੍ਰਿਸ਼ਨ ਉਤੇ ਚੜ੍ਹ _ ਆਏ।੨੧੨੬। 
ਦਿਸ਼ਾਵਾਂ 


ਦੰਹਰ” 

ਤਦ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਅਧਿਕ ਕ੍ਰੋਧ ਕਰ ਕੇ ਹੱਥ ਵਿਚ ਸਾਰੰਗ 
(ਧਨੁਸ਼) ਪਕੜ _ਲਿਆ। ਵੈਰੀ _ਨੂੰ ਭਰਾਵਾਂ _ਸਹਿਤ _ਕੁਟ ਕੇ _ਯਮਲੋਕ _ਭੇਜ _ਦਿੱਤੇ।੨੧੨੯। 
ਮਾਵੀਲ” 


ਕ੍ਰਿਸ਼ਨ ਨੇ ਮਾਰ ਦਿੱਤਾ ਹੈ। ਹੋਰ ਵੀ ਜਿਤਨਾ ਦਲ ਉਨ੍ਹਾਂ ਨਾਲ ਗਿਆ ਸੀ, ਉਸ ਨੂੰ 


ਕਰ 
੨ 
ਰੂ 
ਇ 
੨ 
੍ 
ਐਂ 
8 


ਜਦ _ਭੂਮਾਸੁਰ ਯੁੱਧ ਕਰਨ ਲਈ ਚੜ੍ਹਿਆ ਤਾਂ (ਕ੍ਰਿਸ਼ਨ ਦੇ) ਸੂਰਮਿਆਂ ਨੇ _(ਸ਼ਰੀਰਾਂ 
ਉਪਰ) ਕਵਚ _ਸਜਾ _ਲਏ। ਹੋਰ ਸਾਰਿਆਂ ਨੇ ਵੀ ਸ਼ਸਤ੍ਰਾਂ ਨੂੰ ਸੰਭਾਲ ਲਿਆ _ਅਤੇ ਵੈਰੀ 
ਨ ਕੇ 


ਨੂੰ ਘੇਰ ਸੀ ਕ੍ਰਿਸ਼ਨ ਗੱਜਣ _ਲਗੇ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਪਰਲੋ ਕਾਲ ਦੇ 
ਦਿਨ ਵਾਲੇ ਬਦਲ ਪ੍ਰਗਟ ਹੋ _ ਕੇ ਇਸ ਤਰ੍ਹਾਂ ਸਥਿਤ ਹੋ. ਗਏ ਹੋਣ। ਜਾਂ _ਯਮਰਾਜ __ਦੇ 
ਨਗਰ _ਵਿਚ ਸੂਰਮੇ _ਨਹੀਂ (ਬੋਲ ਰਹੇ) _ਮਾਨੋ ਵਾਜੇ _ਵਜ ਰਹੇ _ਹੋਣ।੨੧੩੧। 


੬੭੮ 


ਸੀ _ਦਸਮ-ਗ੍ਰੰਥ _ਸਾਹਿਬ 


ਅਰਿ ਸੈਨ ਜਬੈ ਘਨ ਜਿਉ ਉਮਡਿਓ ਪੁਨਿ ਸ੍ਰੀ ਬ੍ਰਿਜ ਨਾਥ ਚਿਤੈ ਚਿਤਿ ਜਾਨਿਯੋ। 
ਅਉਰ _ਭੂਮਾਸੁਰ ਭੂਮ ਕੋ _ਬਾਰਕ ਭੂਪਤਿ ਹੈ ਇਨ ਕਉ ਪਹਿਚਾਨਿਯੋ। 
ਮਾਨਹੁ ਅੰਤ ਸਮੈ ਨਿਧਿ ਨੀਰ ਹੀ ਹੈ ਉਮਡਿਯੋ ਕਬਿ ਸ੍ਯਾਮ ਬਖਾਨਿਯੋ। 
ਸ੍ਯਾਮ ਜੂ ਹੇਰਿ ਤਿਨੇ ਅਪਨੇ ਚਿਤ ਭੀਤਰ ਨੈਕੁ ਨਹੀ ਡਰੁ _ਮਾਨਿਯੋ। ੨੧੩੨। 


ਅਰਿ ਪੁੰਜ ਗਇੰਦਨ ਮੈ ਧਨੁ ਤਾਹਿ ਲਸੈ ਸਭ ਹੀ ਜਿਹ ਲੋਕ ਫਟਾ। 
ਬਕ ਕੋ ਜਿਨਿ ਕੋਪ ਬਿਨਾਸ ਕੀਆ ਮੁਰ ਕੋ ਛਿਨ ਮੈ ਜਿਹ ਮੁੰਡ ਕਟਾ। 
ਮਦ ਮਤਿ ਕਰੀ ਦਲ ਆਵਤ ਯੌ ਜਿਮ ਜੋਰ ਕੈ ਆਵਤ ਮੇਘ ਘਟਾ। 
ਤਿਨ ਮੈ ਧਨੁ ਸਯਾਮ ਕੀ ਯੌ _ਚਮਕੈ ਜਿਮ ਅਭੂਨ ਭੀਤਰ ਬਿਜੁ ਛਟਾ। ੨੧੩੩। 


ਬਹੁ _ਚਕੂ ਕੇ ਸੰਗ ਹਨੇ ਭਟਵਾ ਬਹੁਤੇ ਪੂਭ ਧਾਇ ਚਪੇਟਨ ਮਾਰੇ। 
ਏਕ ਗਦਾ ਹੀ ਸੋ ਧਾਇ ਹਨੇ ਗਿਰ ਭੂਮਿ ਪਰੇ ਬਹੁਰੇ ਨ ਸੰਭਾਰੇ। 
ਏਕ ਕਟੇ ਕਰਵਾਰਿਨ ਸੋ ਅਧ ਬੀਚ ਤੇ ਹੋਏ ਪਰੇ ਭਟ ਨਿਆਰੇ। 
ਮਾਨੋ _ਤਖਾਨਨ _ਕਾਨਨ ਮੈ ਕਟਿ ਕੈ _ਕਰਵਤ੍ਰਨ ਸੋ ਦੂਮ _ਡਾਰੇ। ੨੧੩੪। 


ਏਕ ਪਰੇ ਭਟ ਜੂਝ ਧਰਾ ਇਕ ਦੇਖਿ ਦਸਾ ਤਿਹ ਸਾਮੁਹੇ ਧਾਏ। 

ਨੈਕੁ ਨ ਤ੍ਰਾਸ ਧਰੇ ਚਿਤ ਮੈ ਕਬਿ ਸ੍ਯਾਮ ਭਨੈ ਨਹੀ ਤ੍ਰਾਸ ਬਢਾਏ। 

ਦੈ ਮੁਖ _ ਢਾਲ ਲੀਏ ਕਰਵਾਰ ਨਿਸੰਕ ਦੈ ਸ੍ਯਾਮ ਕੈ ਊਪਰ ਆਏ। 
ਤੇ ਸਰ ਏਕ ਹੀ ਸੋ ਪ੍ਰਭ ਜੂ ਹਨਿ ਅੰਤਕ ਕੇ ਪੁਰ ਬੀਚ ਪਠਾਏ। ੨੧੩੫।। 


ਸੀ ਜਦੁਬੀਰ ਜਬੈ ਰਿਸ ਸੋ _ਸਭ ਹੀ ਭਟਵਾ ਜਮਲੋਕਿ ਪਠਾਏ। 

ਅਉਰ ਜਿਤੇ ਭਟ ਜੀਤ ਬਚੇ ਇਨ ਦੇਖਿ ਦਸਾ ਡਰਿ ਕੈ ਸੁ ਪਰਾਏ। 

ਜੇ ਹਰਿ ਊਪਰਿ ਧਾਇ ਗਏ ਬਧਬੇ ਕਹੁ ਤੇ ਫਿਰ ਜੀਤਿ ਨ ਆਏ। 

ਐਸੋ _ਉਘਾਇ ਕੈ ਸੀਸ ਢੁਰਾਇ ਕੈ ਆਪਹਿ ਭੂਪਤਿ ਜੁਧ ਕੌ ਧਾਏ। ੨੧੩੬। 


ਜੁਧ ਕੋ ਆਵਤ ਭੂਪ ਜਬੈ ਬ੍ਰਿਜ ਨਾਇਕ ਆਪਨੇ ਨੈਨ ਨਿਹਾਰਿਯੋ। 
ਠਾਢਿ ਰਹਿਯੋ ਨਹਿ ਤਉਨ ਧਰਾ ਪਰ ਆਗੇ ਹੀ ਜੁਧ ਕੋ ਆਪਿ ਸਿਧਾਰਿਯੋ। 
ਮਾਰਤ ਹਉ ਤੁਮ ਕੌ ਅਬ ਹੀ ਰਹੁ ਠਾਢ ਅਰੇ ਇਹ ਭਾਤ ਉਚਾਰਿਯੋ। 
ਯੌ ਕਹਿ ਕੈ ਪੁਨਿ ਸਾਰੰਗ ਕੋ ਤਨਿ ਕੈ ਸਰ ਸਤਰ ਹ੍ਰਿਦੈ ਮਹਿ ਮਾਰਿਯੋ। ੨੧੩੭। 


ਸਾਰੰਗ _ਤਾਨਿ ਜਬੈ _ਅਰਿ ਕੋ ਬ੍ਰਿਜ ਨਾਇਕ _ਤੀਛਨ _ਬਾਨ ਚਲਾਯੋ। 
ਲਾਗਤ ਹੀ ਗਿਰ _ਭੂਮਿ _ਭੂਮਾਸੁਰ ਝੂਮਿ _ਪਰਿਯੋ _ਜਮਲੋਕਿ _ਸਿਧਾਯੋ। 


ਕ੍ਰਿਸਨਾਵਤਾਰ ੬੭੯ 


ਬਦਲ ਵਾਂਗ ਉਮਡ ਕੇ ਆ ਗਈ। (ਤਾਂ ਫਿਰ) ਕ੍ਰਿਸ਼ਨ ਨੇ ਮਨ 
ਭੂਮੀ ਦਾ _ਲੜਕਾ _ਭੂਮਾਸੁਰ ਹੈ ਅਤੇ ਇਸ ਨੂੰ ਰਾਜਾ ਕਰ ਕੇ 
ਹੈ। ਕਵੀ ਸ਼ਿਆਮ ਕਹਿੰਦੇ ਹਨ, (ਇੰਜ ਪੁਤੀਤ ਹੁੰਦਾ ਹੈ) ਮਾਨੋ ਅੰਤ ਸਮੇਂ 
ਹਿਰਦਾ _ਉਮਡ _ਗਿਆ ਹੋਵੇ। ਉਨ੍ਹਾਂ `ਨੂੰ ਕ੍ਰਿਸ਼ਨ ਨੇ ਵੇਖ ਕੇ ਆਪਣੇ ਹਿਰਦੇ 
ਜਿੰਨਾ ਵੀ 


ਲਿਆ 
ਦਾ 
ਜ਼ਰਾ ਡਰ _ ਨਹੀਂ __ ਮੰਨਿਆ।੨੧੩੨। 

ਵੈਰੀ ਦੇ ਹਾਥੀਆਂ ਦੇ ਸਮੂਹ ਵਿਚ ਉਸ ਦਾ ਧਨੁਸ਼ ਇਸ ਤਰ੍ਹਾਂ ਚਮਕ _ਰਿਹਾ ਸੀ 
ਸਾਰਾ ਫਟ ਗਿਆ ਹੈ। ਜਿਸ ਨੇ ਕ੍ਰੋਧ ਕਰ ਕੇ ਬਕ (ਦੈਂਤ) ਨੂੰ 
ਹੈ ਨੇ ਛਿਣ ਭਰ ਵਿਚ ਮੁਰ (ਦੈਂਤ) ਦਾ ਸਿਰ ਕਟ ਦਿੱਤਾ ਹੈ। ਮਸਤ 
ਦਾ 


ਗਰ 


ਕੇ ਅਤੇ ਤਲਵਾਰਾਂ ਲੈ ਕੇ, _ਨਿਸੰਗ ੨ 
ਨੇ ਹੀ ਬਾਣ ਨਾਲ ਮਾਰ _ਕੇ _ਯਮਲੋਕ _ਵਿਚ _ਭੇਜ ਦਿੱਤਾ ਹੈ।੨੧੩੫। 
ਨੇ 


ਜੀਉਂਦੇ ਨਹੀਂ ਆਏ _ਹਨ। _ਇਸ ਤਰ੍ਹਾਂ ਕਹਿ ਕੇ ਅਤੇ ਸਿਰ 
(ਭੂਮਾਸੁਰ) ਯੁੱਧ _ਕਰਨ _ਲਈ _ਧਾ ਕੇ ਆਇਆ _ਹੈ।੨੧੩੬। 


ਆਪਣੀਆਂ ਅੱਖਾਂ ਨਾਲ _ਵੇਖਿਆ। ਉਹ ਉਸ ਥਾਂ ਤੇ ਖੜੋਤੇ ਨ ਰਹੇ, ਸਗੋਂ ਯੁੱਧ _ਕਰਨ 
ਲਈ ਆਪ ਅਗੇ ਨੂੰ ਚਲ _ਪਏ। _ਵੈਰੀ ਨੂੰ _ਵੈਗਾਰਦੇ ਹੋਇਆਂ ਇਸ ਤਰ੍ਹਾਂ _ਕਿਹਾ--ਓਇ! 
ਖੜਾ ਰਹਿ, ਮੈਂ ਹੁਣੇ ਹੀ ਤੈਨੂੰ ਮਾਰਦਾ ਹਾਂ। ਇੰਜ ਕਹਿ ਕੇ ਫਿਰ ਸਾਰੰਗ _(ਧਨੁਸ਼) ਨੂੰ 
ਕਸ ਕੇ ਵੈਰੀ ਦੇ ਸੀਨੇ ਵਿਚ _ਬਾਣ _ ਮਾਰਿਆ।੨੧੩੭। 


ਜਦੋਂ ਸ੍ਰੀ ਕ੍ਰਿਸ਼ਨ ਨੇ ਸਾਰੰਗ (ਧਨੁਸ਼) ਨੂੰ ਤਣ ਕੇ ਵੈਰੀ ਨੂੰ (ਨਿਸ਼ਾਣਾ ਬਣਾ ਕੇ) 
ਤਿਖਾ _ਬਾਣ ਚਲਾ ਦਿੱਤਾ, _(ਤਦੋਂ _ਬਾਣ) _ਲਗਦਿਆਂ _ਹੀ _ਭੂਮਾਸੁਰ ਘੁੰਮੇਰੀ ਖਾ _ਕੇ ਧਰਤੀ 
ਉਤੇ ਡਿਗ ਪਿਆ ਅਤੇ ਜੋ 


ਯਮਲੋਕ ਨੂੰ ਚਲਾ _ਗਿਆ। ਉਸ ਬਾਣ ਨੂੰ ਲਹੂ ਤਕ ਨ ਲਗਾ, 


ਸੀ _ਦਸਮ-ਗ੍ਰੰਥ _ਸਾਹਿਬ 


ਸੂਉਨ ਲਗਿਯੋ ਨਹਿ ਤਾ ਸਰ ਕੋ ਇਹ ਭਾਤਿ ਚਲਾਕੀ ਸੌ ਪਾਰ ਪਰਾਯੋ। 


ਜੋਗ ਕੇ ਸਾਧਕ ਜਿਉ ਤਨ ਤਿਯਾਗਿ ਚਲਿਯੋ ਨਭਿ ਪਾਪ ਨ ਭੇਟਨ ਪਾਯੋ। ੨੧੩੮। 


/ਇੱਤ ਸੀ _ਲਾਝਤ੍ਹ ਨਾਟਕ ਗੁੰਲੋਂ _ਮਰੀਸਨਾਫਤਾਨੇ ਭੂਨਾਲ਼ਰ _ਲਧਹ/ 


ਅਥ ਉਸ ਕੇ ਪੁਤਰ ਕੈ ਰਾਜ ਦੇਤ ਭੇ ਸੋਲਾ ਸਹੰਸੂ ਰਾਜ ਸੁਤਾ ਬਿਵਾਹ ਕਥਨੰ 


ਹਾਵੀਯ” 
ਐਸੀ ਦਸਾ ਜਬ ਭੀ ਇਹ ਕੀ ਤਬ ਮਾਇ ਭੂਮਾਸੁਰ ਕੀ ਸੁਨਿ ਧਾਈ। 
ਭੂਮਿ ਕੈ ਊਪਰ ਝੂਮਿ ਗਿਰੀ ਸੁਧਿ ਬਸਤ੍ਰਨ ਕੀ ਚਿਤ ਤੇ ਬ਼ਿਸਰਾਈ। 
ਪਾਇ ਨ ਡਾਰਤ ਭੀ ਪਨੀਆ ਸੁ ਉਤਾਵਲ ਸੋ ਚਲਿ ਸ੍ਯਾਮ ਪੈ ਆਈ। 
ਦੇਖਤ ਸ੍ਯਾਮ ਕੋ _ਰੀਝਿ ਰਹੀ ਦੁਖ ਭੂਲਿ ਗਯੋ ਸੁ ਤੋ ਕੀਨ ਬਡਾਈ। ੨੧੩੯। 


ਦੰਹਰਾ 
ਬਹੁ ਉਸਤਤਿ _ਜਦੁਪਤਿ ਕਰੀ ਲੀਨੋ _ਸ੍ਯਾਮ _ਰਿਝਾਇ। 
ਪਉਤ੍ _ਆਨਿ _ਪਾਇਨ ਡਰਿਯੋ ਸੋ ਲੀਨੋ _ਬਖਸਾਇ। _੨੧੪0। 
ਹਵੀਯਾਂ 
ਭੂਪਤਿ ਤਾਹੀ ਕੋ ਬਾਲਕ ਥਾਪਿ ਕ੍ਰਿਪਾਨਿਧਿ ਛੋਰਨ ਬੈਦਿ ਸਿਧਾਯੋ। 
ਸੋਲਹ ਸਹੌਸੂ _ਭੂਪਨ ਕੀ ਦੁਹਿਤਾ ਥੀ ਜਹਾ ਤਿਹ ਠਉਰਹਿ ਆਯੋ। 
ਸੁੰਦਰ ਹੇਰਿ ਕੈ ਸ੍ਯਾਮ ਜੂ ਕਉ ਤਿਨ ਤ੍ਰੀਅਨ ਕੋ ਅਤਿ ਚਿਤ ਲੁਭਾਯੋ। 
ਯਾ _ਲਖਿ ਪਾਇ ਬਿਵਾਹ ਸਭੋ ਕਰਿ _ਸ੍ਯਾਮ _ਭਨੈ ਜਸੁ _ਡੰਕ _ਬਜਾਯੋ। ੨੧੪੧ 


ਚੱਪਲ? 
ਜੇ ਸਭ ਜੋਰਿ ਭੂਮਾਸੁਰ ਰਾਖੀ। ਕਹਿ ਲਗਿ ਗਨਉ ਤਿਨਨ ਕੀ ਸਾਖੀ। 
ਤਿਨਿ ਯੌ ਕਹਿਯੋ ਇਹੀ ਹਉ ਕਰਿ ਹੋ। ਬੀਸ ਹਜਾਰ ਏਕਠੀ ਬਰਿ_ਹੋ। ੨੧੪੨। 


ਦੰਹਰਾ 
ਜੁਧ ਸਮੈ ਅਤਿ ਕ੍ਰੋਧ ਹੁਇ ਜਦੁਪਤਿ ਬਧਿ ਕੈ ਤਾਹਿ। 
ਸੋਰਹ _ਸਹਸੁ ਸੁੰਦਰੀ ਆਪਹਿ ਲਈ _ਬਿਵਾਹਿ। ੨੧੪੩। 
ਹਾਵੀਯਾਂ 
ਜੁਧ ਸਮੈ ਅਤਿ ਕ੍ਰੋਧ ਹੁਇ ਸ੍ਯਾਮ ਜੂ ਸਤ੍ਰ ਸਭੈ ਛਿਨ ਮਾਹਿ ਪਛਾਰੇ। 
ਰਾਜੁ ਦਯੋ ਫਿਰਿ ਤਾ ਸੁਤ ਕੋ ਸੁਖੁ ਦੇਤ ਭਯੋ ਤਿਨ ਸੋਕ ਨਿਵਾਰੇ। 


ਕ੍ਰਿਸਨਾਵਤਾਰ ੬੮੧ 


ਕੋਲ ਚਲ ਕੇ ਆ ਗਈ। ਕ੍ਰਿਸ਼ਨ ਨੂੰ ਵੇਖ 
ਉਸ ਦੀ ਵਡਿਆਈ _ਕੀਤੀ।੨੧੩੯। 
ਦੰਹਰਾ 

(ਉਸ ਨੇ) ਬਹੁਤ _ਉਸਤਤ _ਕੀਤੀ ਅਤੇ ਕ੍ਰਿਸ਼ਨ ਨੂੰ _ਪੁਸੰਨ _ਕਰ _ਲਿਆ। _ਪੌਤਰੇ 
ਨੂੰ ਲਿਆ ਕੇ ਪੈਰੀਂ ਪਾ ਦਿੱਤਾ ਅਤੇ ਉਸ ਨੂੰ ਬਖ਼ਸ਼ਵਾ _ਲਿਆ।੨੧੪0। 


ਉਸ _(ਭੂਮਾਸੁਰ) ਦੇ ਬਾਲਕ ਨੂੰ ਰਾਜਾ ਬਣਾ ਕੇ ਸ੍ਰੀ ਕ੍ਰਿਸ਼ਨ (ਬੈਦੀਆਂ ਨੂੰ ਮੁਕਤ 
ਨੂੰ ਚਲੇ _ਗਏ। _ ਜਿਥੇ _ਰਾਜਿਆਂ ਦੀਆਂ ਸੋਲ੍ਹਾ _ਹਜ਼ਾਰ _ਪੁੱਤਰੀਆਂ 

ਉ । ਸੁੰਦਰ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਉਨ੍ਹਾਂ ਇਸਤਰੀਆਂ (ਰਾਜ 
ਕੁਮਾਰੀਆਂ) ਦਾ ਚਿਤ _ਲੋਭਾਇਮਾਨ ਹੋ__ਗਿਆ। (ਕਵੀ) ਸ਼ਿਆਮ ਕਹਿੰਦੇ ਹਨ, ਇਹ ਵੇਖ 
ਕੇ (ਸੀ ਕ੍ਰਿਸ਼ਨ ਨੇ) ਸਭ ਨਾਲ ਵਿਆਹ ਕਰ ਕੇ (ਆਪਣੇ) ਯਸ਼ ਦਾ ਡੰਕਾ 
ਵਜਾ"ਇਆ।੨੧੪੧। 
ਚੱਪਲ? 

ਜੋ ਸਾਰੀਆਂ (ਰਾਜ _ਕੁਮਾਰੀਆਂ) ਭੂਮਾਸੁਰ ਨੇ ਜੋੜ _ਕੇ _ਰਖੀਆਂ ਹੋਈਆਂ _ਸਨ। ਉਨ੍ਹਾਂ 
ਦੀ ਸਾਖੀ ਕਿਥੋਂ ਤਕ ਦਸਾਂ। ਉਸ ਨੇ ਇਸ ਤਰ੍ਹਾਂ ਕਿਹਾ ਸੀ, ਇਹੀ ਮੈਂ ਕਰਾਂਗਾ (ਅਰਥਾਤ 
ਕਹਾਂਗਾ) _ਕਿ _ਵੀਹ _ਹਜ਼ਾਰ ਨੂੰ ਇਕੱਠਿਆਂ _ਵਿਆਹਵਾਂਗਾ।੨੧੪੨। 
ਦੰਹਰਾ 

ਯੁੱਧ ਵੇਲੇ ਅਤਿ ਕ੍ਰੋਧਿਤ ਹੋਕੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਮਾਰ ਦਿੱਤਾ ਅਤੇ ਸੋਲ੍ਹਾਂ 
ਹਜ਼ਾਰ _ਸੁੰਦਰੀਆਂ ਆਪ ਹੀ ਵਿਆਹ ਲਈਆਂ _ ਸਨ।੨੧੪੩। 


ਸੀ _ਦਸਮ-ਗ੍ਰੰਥ _ਸਾਹਿਬ 


ਫੇਰਿ ਬਰਿਯੋ ਤ੍ਰੀਅ ਸੋਰਹ ਸਹੰਸੂ ਸੁ ਤਾ ਪੁਰ ਮੈ ਅਤਿ ਕੈ ਕੈ ਅਖਾਰੇ। 
ਬਿਪਨ ਦਾਨ ਦੈ ਲੈ ਤਿਨ ਕੋ ਸੈਗਿ ਦੁਆਰਵਤੀ ਜਦੁਰਾਇ ਸਿਧਾਰੇ। ੨੧੪੪। 


ਸੋਰਹ ਸਹੰਸੂ ਕਉ ਸੋਰਹ ਸਹੰਸੂ ਹੀ ਧਾਮ ਦੀਏ ਸੁ _ਹੁਲਾਸ ਬਢੈ ਕੈ। 
ਦੇਤ ਭਯੋ ਸਭ ਤ੍ਰੀਅਨ ਕੋ ਸੁਖ ਰੂਪ ਅਨੇਕਨ ਭਾਤਿ ਬਨੈ ਕੈ। 
ਐਸੇ ਲਖਿਯੋ ਸਭਹੂੰ ਹਮਰੇ ਗ੍ਰਿਹਿ ਸ੍ਯਾਮ ਬਸੈ ਨ ਬਸੈ ਅਨਤੈ ਕੈ। 


੨ 


ਸੋ ਕਬ ਸ੍ਯਾਮ ਪੁਰਾਨਨ ਤੇ ਸੁਨਿ ਭੇਦੁ _ਕਹਿਯੋ ਸਭ ਸੰਤ ਸੁਨੈ ਕੈ। ੨੧੪੫। 


/ਛੰਤਾ ਹੀ ਘਾਤ ਨਾਟਕ` ਕੁੰਲੇ ਠੂਮਲੁਰ ਲਧਾ ਕੈ ਸਤ ਕੋ ਰਲ਼ ਦਏ ਸਰਹਾ 
ਨਹੰਨ ਰਾਜ ਲਤਾ _/ਕਵਾਹਤ ਭਲ? 


ਅਥ ਇੰਦੂ ਕੋ ਜੀਤ ਕੈ ਕਲਪ ਬ੍ਰਿਛ ਲਿਆਇਬੋਂ ਕਥਨੰ 
ਹਾਵੀਯਾਂ 
ਯੌ ਸੁਖ ਦੈ ਤਿਨ ਤ੍ਰੀਅਨ ਕੋ ਫਿਰਿ ਸ੍ਯਾਮ ਪੁਰੰਦਰ ਲੋਕ ਸਿਧਾਯੋ। 
ਕੰਕਨ ਕੁੰਡਲ ਦੇਤ ਭਯੋ ਤਿਹ ਪਾਇ ਕੈ ਸੋਕ ਸਭੈ ਬਿਸਰਾਯੋ। 
ਸੁੰਦਰ ਏਕ ਪਿਖਿਯੋ ਤਹ ਰੂਖ ਤਿਹੀ ਪਰ ਸ੍ਯਾਮ ਕੋ ਚਿਤ ਲੁਭਾਯੋ। 
ਮਾਗਤਿ ਭਯੋ ਨ ਦਯੋ _ਸੁਰਰਾਜ ਤਹੀ ਹਰਿ ਸਿਉ ਹਰਿ ਜੁਧੁ ਮਚਾਯੋ। ੨੧੪੬। 


ਰਿਸਿ ਸਾਜਿ ਪੁਰੰਦਰ ਸੈਨ ਚੜਿਯੋ ਚਲਿ ਕੈ ਸਭ _ਸ੍ਯਾਮ ਕੇ _ਸਾਮੁਹੇ ਆਏ। 
ਘੋਰਤ ਮੇਘ _ਲਸੈ _ਚਪਲਾ ਬਰਖਾ _ਬਰਸੇ ਰਥ _ਸਾਜ _ਬਨਾਏ। 
ਦ੍ਰਾਦਸ ਸੂਰ ਸਬੈ ਉਮਡੈ ਬਸੁ ਰਾਵਨ ਸੇ ਜਿਨ ਹੂ ਬਿਚਲਾਏ। 
ਭੇਦ ਲਹਿਯੋ ਨਹੀ _ਨੈਕੁ ਚਲੇ ਮਦ ਮਤਿ ਸੁ ਸ੍ਯਾਮ ਪੈ _ਘੂਮਤ ਧਾਏ। ੨੧੪੭। 


ਆਵਤ ਹੀ ਮਿਲਿ ਕੈ ਸਭ ਹੂ ਜਦੁਬੀਰ ਕੈ ਊਪਰ ਸਿੰਧਰ ਪੇਲੇ। 
ਪੰਖ ਸੁਮੇਰ ਚਲੇ ਕਰਿ ਕੈ ਤਿਨ ਕੇ ਰਿਸ ਸੋ ਟੁਕ ਦਾਤ ਕੇ ਠੇਲੇ। 
ਸੁੰਡ ਕਟੇ ਤਿਨ ਕੇ ਬ੍ਰਿਜਨਾਥ ਕ੍ਰਿਪਾਨਿਧਿ ਸੋ _ਝਟਿ ਦੈ ਜਿਮ ਕੇਲੇ। 


ਸੁਉਨ ਭਰੇ _ਰਮਨੀਯ _ਰਮਾਪਤਿ _ਫਾਗੁਨ ਅੰਤਿ ਬਸੰਤ ਸੇ _ਖੇਲੇ। ੨੧੪੮। 


ਸੀ ਬ੍ਰਿਜ ਨਾਇਕ ਬੈਰਨ ਸੋ ਜਬ ਹੀ ਰਿਸ ਮਾਡਿ ਕੀਯੋ ਖਰਕਾ। 

ਬਹੁ ਬੀਰ ਭਏ ਬਿਨੁ ਪ੍ਰਾਨ ਤਬੈ ਜਬ ਨਾਦ ਪੁਚੰਡ ਸੁਨਿਯੋ ਹਰਿ _ਕਾ। 
ਜਦੁਬੀਰ ਫਿਰਾਵਤ ਭਯੋ ਗਹਿ ਕੈ ਗਜ ਸੁੰਡਨ ਸੋ ਬਰ ਕੈ ਕਰ ਕਾ। 
ਉਪਮਾ ਉਪਜੀ ਕਬਿ ਕੇ ਮਨ ਯੋ ਘਿਸੂਆ ਮਨੋ ਫੇਰਤ ਹੈ ਲਰਕਾ। _੨੧੪੯। 


ਕ੍ਰਿਸਨਾਵਤਾਰ ੬੮੩ 

ਦੂਰ _ਕਰ ਦਿੱਤਾ। ਫਿਰ ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ _ਲਿਆ 
੧ ਗਲ 

ਕੁਮਾਰੀਆਂ) ਨੂੰ _ਨਾਲ ਲੈ ਕੇ ਸ੍ਰੀ ਕ੍ਰਿਸ਼ਨ ਦੁਆਰਿਕਾ ਚਲੇ _ਗਏ।੨੧੪੪। 


ਸੁਖ 
ਨੇ ਇਸ ਤਰ੍ਹਾਂ ਜਾਣਿਆ ਕਿ ਕ੍ਰਿਸ਼ਨ ਮੇਰੇ ਘਰ ਹੀ ਵਸਦੇ ਹਨ, ਹੋਰ ਕਿਸੇ ਦੇ 
ਸੋ ਕਵੀ ਸ਼ਿਆਮ ਨੇ ਪੁਰਾਣਾਂ ਵਿਚੋਂ ਸੁਣ ਕੇ ਭੇਦ (ਦੀ ਗੱਲ) ਸਾਰੇ _ਸੰਤ ਵਿਅਕਤੀਆਂ 
ਨੂੰ ਕਹਿ ਕੇ ਸੁਣਾ ਦਿੱਤੀ _ਹੈ।੨੧੪੫। 
/ਟੈਲੋਂ ਹੰ_ਲਾਰ੍‌ਤ ਨਾਟਕ' ਗੂੰਥ ਦੇ ਭੂਨਲੁਰ ਦੇ ਲਗ; ਨੁੱਤਰ ਨੂੰ ਰਾਜ਼ ਏੋਠ; ਸਾਂ ਹਜ਼ਾਰ _ਰਾਜਕੁਮਨੀਆਂ 
ਨਾਲ _/ਵਆਹ ਕਰਨ ਦਾ _ਪੁਸੰਨ _ਆਘਤ/ 


ਹੁਣ ਇੰਦਰ ਨੂੰ ਜਿੱਤ ਕੇ ਕਲਪ ਬ੍ਰਿਛ ਲਿਆਉਣ ਦਾ ਕਥਨ 


ਚਲੇ _ਗਏ। (ਇੰਦਰ ਨੇ) ਕੜੇ ਅਤੇ ਕੁੰਡਲ ਭੇਟਾ ਕੀਤੇ ਜਿਨ੍ਹਾਂ ਨੂੰ ਪਾਕੇ ਸਾਰੇ ਗਮ 
ਹੋ ਗਏ। ਉਥੇ (ਸ੍ਰੀ ਕ੍ਰਿਸ਼ਨ ਨੇ) ਇਕ ਸੁੰਦਰ ਬ੍ਰਿਛ ਵੇਖਿਆ ਜਿਸ ਉਤੇ ਸ੍ਰੀ ਕ੍ਰਿਸ਼ਨ 
ਚਿਤ _ਲੁਭਾਇਮਾਨ ਹੋ__ਗਿਆ। (ਉਨ੍ਹਾਂ ਨੇ _ਉਹ _ਬ੍ਰਿਛ) _ਮੰਗ _ਲਿਆ, (ਪਰ) ਇੰਦਰ 
ਉਹ _ਨ ਦਿੱਤਾ। (ਫਲਸਰੂਪ) ਸ੍ਰੀ ਕ੍ਰਿਸ਼ਨ ਨੇ _ਇੰਦਰ _ਨਾਲ ਯੁੱਧ _ਮਚਾ _ਦਿੱਤਾ।੨੧੪੬। 
ਕ੍ਰੋਧਵਾਨ ਹੋਕੇ ਇੰਦਰ ਨੇ ਸੈਨਾ ਤਿਆਰ ਕਰ ਕੇ ਚੜ੍ਹਾ ਦਿੱਤੀ ਅਤੇ ਸਾਰੀ (ਸੈਨਾ) 
ਚਲ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ _ਗਈ। _ਬਦਲ _ਗਜਦੇ _ਹਨ, ਬਿਜਲੀ ਚਮਕਦੀ ਹੈ, 
ਬਰਖਾ ਹੁੰਦੀ ਹੈ ਅਤੇ _ਰਥਾਂ ਨੂੰ ਸਜਾ ਕੇ _ਤਿਆਰਾ _ਕੀਤਾ ਗਿਆ ਹੈ। ਬਾਰ੍ਹਾਂ ਸੂਰਜ _ਵੀ 
ਸਾਰੇ _ਉਮਡ _ਪਏ ਜਿਨ੍ਹਾਂ ਨੇ _ਬਸੁ (ਦੇਵਤੇ) ਅਤੇ _ਰਾਵਣ _ਵਰਗਿਆਂ ਨੂੰ _ਵਿਚਲਿਤ _ਕਰ 
ਦਿੱਤਾ ਹੈ। _(ਅਰਥਾਂਤਰ-ਜਿਨ੍ਹਾਂ ਨੇ _ਰਾਵਣ ਵਰਗਿਆਂ ਨੂੰ ਵਸ ਵਿਚ ਕਰ ਕੇ ਭਜਾ ਦਿੱਤਾ 
ਹੈ)। _(ਬਦਲਾਂ ਨੇ) ਭੇਦ (ਦੀ ਗੱਲ) ਨੂੰ ਬਿਲਕੁਲ ਨ ਸਮਝਿਆ ਅਤੇ ਮਸਤੀ ਵਿਚ ਆ 


ਕੇ ਸ੍ਰੀ ਕ੍ਰਿਸ਼ਨ ਦਾ ਘੇਰਾ ਪਾਉਂਦੇ _ਹੋਏ _ ਹਮਲਾਵਰ _ ਹੋਏ।੨੧੪੭। 


ਆਉਂਦਿਆਂ ਹੀ ਸਾਰਿਆਂ ਨੇ ਮਿਲ ਕੇ ਸੀ ਕ੍ਰਿਸ਼ਨ ਉਪਰ ਹਾਥੀ ਚੜ੍ਹਾ ਦਿੱਤੇ। (ਉਹ 
ਇਸ ਤਰ੍ਹਾਂ ਪ੍ਰਤੀਤ ਹੋ ਰਹੇ ਸਨ) ਜਿਵੇਂ ਸੁਮੇਰ ਪਰਬਤ _ਖੰਭ ਲਾ ਕੇ ਚਲ 
ਨੇ ਕ੍ਰੋਧ ਕਰ ਕੇ ਦੰਦਾਂ ਨਾਲ (ਕਠੋਰ _ਤੋ ਕਠੋਰ ਨੂੰ) ਟੋਟੇ ਕਰ ਦਿੱਤਾ ਸ੍ਰੀ 
ਨੇ ਪਹਿਲਾਂ ਉਨ੍ਹਾਂ ਦੇ ਸੁੰਡ ਕਟ ਦਿੱਤੇ, (ਫਿਰ) ਕ੍ਰਿਪਾਨਿਧੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਝਟਕ 
ਦਿੱਤਾ ਜਿਵੇਂ ਕੇਲੇ (ਦੇ ਪੌਧੇ ਨੂੰ _ਝਟਕਿਆ ਜਾਂਦਾ _ਹੈ)। _ਲਹੂ _ਨਾਲ _ਲਿਬੜੇ ਸ੍ਰੀ ਕ੍ਰਿਸ਼ਨ 
(ਅਜਿਹੇ) ਰਮਣੀਕ _ਲਗ ਰਹੇ _ਸਨ (ਮਾਨੋ) _ਫਗਣ (ਦੇ ਮਹੀਨੇ) ਦੇ ਅੰਤ ਵਿਚ _ਬਸੰਤ 
ਖੇਡ ਰਹੇ ਹੋਣ।੨੧੪੮। 
ਸੀ ਕ੍ਰਿਸ਼ਨ ਨੇ ਜਦੋਂ ਕ੍ਰੋਧ ਕਰ _ਕੇ ਵੈਰੀਆਂ ਨਾਲ ਖੜਕਾ _ਕੀਤਾ (ਅਰਥਾਤ ਯੁੱਧ 


ਕੀਤਾ) ਤਦ ਬਹੁਤ ਸਾਰੇ ਯੁੱਧਵੀਰ ਬਿਨਾ ਪ੍ਰਾਣਾ ਦੇ ਹੋ ਗਏ ਜਦ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ 
ਦਾ ਪ੍ਰਚੰਡ ਨਾਦ _ਸੁਣਿਆ। ਸ੍ਰੀ ਕ੍ਰਿਸ਼ਨ ਨੇ ਹਾਥੀਆਂ ਨੂੰ ਸੁੰਡਾਂ ਤੋਂ ਪਕੜ ਕੇ ਹੱਥ ਦੇ ਜ਼ੋਰ 
ਨਾਲ ਘੁੰਮਾਇਆ। _ਕਵੀ ਦੇ ਮਨ ਵਿਚ (ਇਸ ਦ੍ਰਿਸ਼ ਦੀ) ਇਸ ਤਰ੍ਹਾਂ ਦੀ ਉਪਮਾ ਪੈਦਾ 
ਹੋਈ ਮਾਨੋ _ (ਕੋਈ) _ਲੜਕਾ _ ਘੁੰਮਾਨੀ _('ਘਿਸੂਆ”) ਘੁੰਮਾ _ਰਿਹਾ _ਹੋਵੇ।੨੧੪੯। 


ਸੀ _ਦਸਮ-ਗ੍ਰੰਥ _ਸਾਹਿਬ 


ਜੀਵਤ ਸੋਨ ਦਯੋ ਗ੍ਰਿਹ ਜਾਨ ਜੋਊ ਬ੍ਰਿਜਨਾਥ ਕੇ _ਸਾਮੁਹੇ ਆਯੋ। 
ਜੀਤਿ ਸੁਰੇਸ _ਦਿਵਾਕਰਿ ਦ੍ਰਾਦਸ ਆਨੰਦ ਕੈ ਚਿਤਿ ਸੈਖ _ਬਜਾਯੋ। 
ਰੂਖ ਚਲੋ ਤੁਮ ਹੀ ਹਮਰੇ ਗ੍ਰਿਹ ਲੈ ਉਨ ਕੋ ਇਹ ਭਾਤਿ ਸੁਨਾਯੋ। 
ਸੋ _ਤਰੁ ਲੈ ਹਰਿ ਸੰਗ ਚਲੇ ਸੁ ਕਬਿਤਨ ਭੀਤਰ _ਸ੍ਯਾਮ _ਬਨਾਯੋ। ੨੧੫0। 


ਸੀ ਬ੍ਰਿਜਨਾਥ ਰੁਕਮਨ ਕੇ ਗ੍ਰਿਹਿ ਆਵਤ ਭੇ ਤਰੁ ਸੁੰਦਰ ਲੈ ਕੈ। 

ਲਾਲ ਲਗੇ ਜਿਨ _ਧਾਮਨ ਕੋ _ਬੁਹਮਾ ਰਹੈ ਦੇਖਤ ਜਾਹਿ ਲੂਭੈ ਕੈ। 

ਤਉਨ ਸਮੈ ਸੋਊ ਸ੍ਯਾਮ ਕਥਾ ਜਦੁਬੀਰ ਕਹੀ ਤਿਨ ਕਉ ਸੁ ਸੁਨੈ ਕੈ। 
ਸੋ ਕਬਿ ਸ੍ਯਾਮ ਕਬਿਤਨ ਬੀਚ _ਕਹੀ ਸੁਨਿਓ ਸਭ ਹੇਤੁ ਬਢੈ ਕੈ। ੨੧੫੧। 


/ਇਤ ਤੀ ਟਨਮਆ ਕੰਧ ਰਾਣੇ ਲੰਝਤ੍ੂ ਨਾਟਕ ਯੁੱਲੇ ਸ਼ਨਾਵਤਾਨੇ /ਏੈਂਦੂ ਕੱ 
ਸੱਤ ਕਰ __ਕਲ& /ਡੈਛਾ /ਨੋਆਵਤ ੫ਲ/ 


ਰੁਕਮਿਨਿ ਸਾਥ ਕਾਨ੍ਹ ਜੀ _ਹਾਸੀ ਕਰਨ ਕਥਨੰ 
ਹਾਵੀਯਾਂ 
ਸੀ _ਬ੍ਰਿਜਨਾਥ ਕਹਿਓ ਤ੍ਰੀਅ ਸੋ ਮੁਹਿ ਭੋਜਨ ਗੋਪਿਨ ਧਾਮਿ ਕਰਿਯੋ। 
ਸੁਨਿ ਸੁੰਦਰਿ ਤਾ ਦਿਨ ਤੇ ਹਮਰੋ ਬਿਚੀਆ ਦਧਿ ਕੋ ਫੁਨਿ ਨਾਮ ਪਰਿਯੋ। 
ਜਬ ਸੰਧ ਜਰਾ ਦਲੂ ਸਾਜ ਚੜਾਯੋ ਭਜ ਗੇ ਤਬ ਨੈਕੁ ਨ ਧੀਰ ਧਰਿਯੋ। 
ਤਿਹ ਤੇ ਤੁਮਰੀ ਮਤਿ ਕੋ ਅਬ ਕਾ ਕਹੀਐ ਹਮ ਸਉ ਕਹਿ ਆਨਿ ਬਰਿਯੋ। ੨੧੫੨। 


ਰਾਜ ਸਮਾਜ ਨਹੀ ਸੁਨਿ ਸੁੰਦਰਿ ਨ ਧਨ ਕਾਹੂ ਤੇ ਮਾਗਿ ਲਯੋ _ਏ। 
ਸੂਰ ਨਹੀ ਜਿਨ ਤਿਆਗ ਕੈ ਆਪਨੋ ਦੇਸ ਸਸੁੰਦੂ ਮੋ ਬਾਸ ਕਯੋ _ਹੈ। 
ਚੋਰ ਪਰਿਯੋ ਮਨਿ ਕੋ ਫੁਨਿ ਨਾਮ ਸੁ ਯਾਹੀ ਤੇ ਕ੍ੁਧਿਤ ਭ੍ਰਾਤ ਭਯੋ ਹੈ। 
ਤਾਹੀ ਤੇ ਮੋ ਤਜਿ ਕੈ ਬਰੁ ਆਨਹਿ ਤੇਰੋ ਕਛੂ ਅਬ ਲਉ ਨ ਗਯੋ _ਹੈ। ੨੧੫੩। 


ਰਕਾਨਨਾ ਲਾਲ ਸਥਾਂ ਯੋ 
ਹਵੀਯਾਂ 
ਚਿੰਤ ਕਰੀ ਮਨ ਮੈ ਹਮ ਸੋ ਨ ਥੀ ਜਾਨਤ ਸ੍ਯਾਮ ਇਤੀ ਕਰਿ ਹੈ। 
ਬਰੁ ਮੋ ਤਜਿ ਕੈ ਤੁਮ ਆਨਹਿ ਕਉ ਬਚਨਾ ਇਹ ਭਾਤਿ ਕੇ ਉਚਰਿ ਹੈ। 
ਹਮਰੋਂ ਮਰਿਬੋ ਈ ਬਨਿਯੋ ਇਹ ਠਾ ਜੀਅ ਹੈ ਨ ਆਵਸਿ ਅਬੈ ਮਰਿ ਹੈ। 
ਮਰਿਬੋ ਜੁ ਨ ਜਾਤ ਭਲੇ ਸਜਨੀ ਅਪੁਨੇ ਪਤਿ ਸੋ _ਹਠਿ ਕੈ ਜਰਿ ਹੈ। ੨੧੫੪। 


ਕ੍ਰਿਸਨਾਵਤਾਰ ੬੮੫ 


ਉਸ ਨੂੰ ਜੀਉਂਦਿਆਂ ਘਰ ਨਹੀਂ _ਜਾਣ ਦਿੱਤਾ ਜਿਹੜਾ ਸ੍ਰੀ ਕ੍ਰਿਸ਼ਨ _ਦੇ ਸਾਹਮਣੇ 
ਆਇਆ। _ਇੰਦਰ ਅਤੇ _ਬਾਰ੍ਹਾਂ ਸੂਰਜਾਂ ਨੂੰ ਜਿੱਤ ਕੇ _ਅਤੇ 


ਮਨ 
(ਸੀ ਕ੍ਰਿਸ਼ਨ ਨੇ) ਸੰਖ ਵਜਾਇਆ। (ਫਿਰ ਸੀ ਕ੍ਰਿਸ਼ਨ ਨੇ ਕਿਹਾ--) 'ਹੇ 
ਸਾਡੇ ਨਾਲ ਘਰ ਨੂੰ ਚਲ”--(ਉਸ ਬ੍ਰਿਛ ਨੂੰ) ਇਸ 
ਸੁਣਾਇਆ। _ਇਸ ਤਰ੍ਹਾਂ ਉਸ ਬ੍ਰਿਛ ਨੂੰ ਨਾਲ 
ਨੂੰ ਕਵੀ) ਸ਼ਿਆਮ _ਨੇ _ਕਬਿੱਤਾਂ (ਕਵਿਤਾ) _ਵਿਚ ਰਚਿਆ ਹੈ।੨੧੫0। 
ਸ੍ਰੀ ਕ੍ਰਿਸ਼ਨ ਸੁੰਦਰ ਬ੍ਰਿਛ ਲੈ ਕੇ ਰੁਕਮਨੀ ਦੇ ਘਰ ਆ ਗਏ। ਜਿਨ੍ਹਾਂ ਘਰਾਂ ਵਿਚ 
ਜੜ੍ਹੇ ਹੋਏ ਹਨ, (ਉਨ੍ਹਾਂ ਨੂੰ) ਵੇਖ ਕੇ ਬ੍ਰਹਮਾ ਵੀ _ਲੁਭਾਇਮਾਨ ਹੋਂ 
ਸੀ ਕ੍ਰਿਸ਼ਨ ਨੇ ਉਹ (ਸਾਰੀ) ਕਥਾ ਉਨ੍ਹਾਂ ਸਾਰੀਆਂ (ਇਸਤਰੀਆਂ) ਨੂੰ 
(ਕਥਾ) ਕਵੀ ਸ਼ਿਆਮ ਨੇ _ਕਬਿੱਤਾਂ (ਕਵਿਤਾ) ਵਿਚ ਕਹੀ ਹੈ, ਸਾਰੇ ਇਸ ਨੂੰ ਪ੍ਰੇਮ 
ਪੂਰਵਕ ਸੁਣਨ।੨੧੫੧। 

/ਟੈਲੇਂ ਗੀ _ਦਨਮ ਕੰਸ ਘਰਟ; ਲਾੰਝਤ ਨਾਟਕ ਦੇ ,ਕਰ੍‌ਸਨਾਵਤਾਰ ਟਾ 

/ਟਂਦਰ ਨੂੰ #ੱਤ ਕੇ _ ਕਲਪ /ਨੈਛਾ ਆਉਣ ਟਾ ਪੁਸੰਨਾ ਸਆਪਤ/ 


ਰੁਕਮਨੀ ਨਾਲ ਕਾਨ੍ਹ ਜੀ ਦੀ ਹਾਸੀ ਕਰਨ ਦਾ ਕਥਨ 


37 3੧ 
੫੭ &/ 


ਯਾਵੀਲ” 

ਸੀ ਕ੍ਰਿਸ਼ਨ ਨੇ ਇਸਤਰੀ _(ਰੁਕਮਨੀ) ਨੂੰ ਕਿਹਾ ਕਿ (ਬਚਪਨ _ਵਿਚ) ਮੈਂ _ਗਵਾਲਿਆਂ 
ਦੇ ਘਰ ਭੋਜਨ ਕਰਦਾ ਸਾਂ। ਹੇ ਸੁੰਦਰੀ! ਸੁਣ ਫਿਰ ਉਸ ਦਿਨ ਤੋਂ ਮੇਰਾ ਨਾਂ ਦਹੀ (ਆਦਿ 
ਦੁੱਧ ਤੋਂ ਬਣੇ ਪਦਾਰਥਾਂ) ਨੂੰ _ਵੇਚਣ ਵਾਲਾ _(ਗਵਾਲਾ) ਧੈ _ਗਿਆ ਹੈ। _ਜਦ _ਜਰਾਸੈਧ ਸੈਨਾ 
ਤਿਆਰ ਕਰ ਕੇ ਚੜ੍ਹ _ ਆਇਆ ਤਦ (ਮੈਂ) ਭਜ ਗਿਆ, ਜ਼ਰਾ ਵੀ ਧੀਰਜ ਨ ਧਰ _ਸਕਿਆ। 
ਉਸ ਕਾਰਨ ਹੁਣ ਤੇਰੀ ਮਤ ਨੂੰ ਕੀ ਆਖੀਏ (ਜਿਸ ਨੇ) ਮੇਰੇ ਵਰਗੇ _(ਤੁਛ ਬੰਦੇ _ਨਾਲ) 
ਆ ਕੇ ਵਿਆਹ ਕਰ _ਲਿਆ।੨੧੫੨। 

ਹੇ ਸੁੰਦਰੀ! (ਮੇਰੇ ਪਾਸ) ਰਾਜ ਦਾ _ਠਾਠ-ਬਾਠ ਨਹੀਂ ਹੈ, ਨ ਹੀ ਧਨ ਹੈ, (ਸਭ 
ਕੁਝ) ਕਿਸੇ ਤੋਂ ਮੰਗਿਆ ਹੋਇਆ ਹੈ। (ਮੈਂ) ਸੂਰਮਾ ਵੀ ਨਹੀਂ _ਹਾਂ ਜਿਸ ਨੇ ਆਪਣਾ ਦੇਸ਼ 
ਤਿਆਗ ਕੇ (ਦੁਸ਼ਮਣ ਤੋਂ _ਡਰਦਿਆਂ) ਸਮੁੰਦਰ ਵਿਚ ਨਿਵਾਸ _ਕੀਤਾ ਹੈ। ਫਿਰ ਮਣੀ (ਦੇ 


ਚੋਰੀ ਹੋ ਜਾਣ ਕਰ ਕੇ ਮੇਰਾ) ਨਾਂ ਚੋਰ ਪੈ ਗਿਆ ਅਤੇ ਇਸ (ਮਣੀ ਦੀ ਘਟਨਾ) ਕਰ 
ਕੇ ਭਰਾ ਵੀ ਨਾਰਾਜ਼ ਹੋ_ ਗਿਆ ਹੈ। ਇਸ ਕਰ ਕੇ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ, 
ਅਜੇ _ਤਕ _ ਤੇਰਾ _ਕੁਝ _ਵੀ ਨਹੀਂ ਵਿਗੜਿਆ _ਹੈ।੨੧੫੩। 
ਰਕਅਨੰ ਨੌ ਸ਼ਲੀ ਨੂੰ /ਕੈਹਾ-- 
ਮਾਵੀਯ” 

ਮੈਂ ਆਪਣੇ ਮਨ ਵਿਚ _ਬਹੁਤ ਸੋਚ ਕੀਤੀ ਹੈ, ਮੈਂ ਨਹੀਂ ਸਾਂ ਜਾਣਦੀ ਕਿ ਕ੍ਰਿਸ਼ਨ 
(ਮੇਰੇ _ਨਾਲ) ਇਸ ਤਰ੍ਹਾਂ ਕਰਨਗੇ _ਅਤੇ _ਇਸ ਤਰ੍ਹਾਂ ਬਚਨ ਕਹਿਣਗੇ ਕਿ ਮੈਨੂੰ ਛਡ ਕੇ 
ਕਿਸੇ ਹੋਰ ਨੂੰ ਵਰ ਲੈ। ਮੇਰਾ ਤਾਂ ਹੁਣ ਇਸੇ ਥਾਂ ਮਰਨਾ ਹੀ ਬਣਦਾ ਹੈ, _ਜੀਉਣਾ ਨਹੀਂ 
ਚਾਹੁੰਦੀ, ਹੁਣ ਅਵੱਸ਼ ਹੀ _ਮਰਾਂਗੀ। ਹੇ _ਸਖੀ! ਜੇ ਮਰਨਾ ਉਚਿਤ ਨਹੀਂ ਹੈ (ਤਾਂ) ਆਪਣੇ 
ਪਤੀ _ਨਾਲ _ਹਠ _ਕਰ _ਕੇ (ਵਿਯੋਗ _ਦੀ ਅਗਨੀ _ਵਿਚ) _ਸੜ ਕੇ ਮਰਦੀ _ਹਾਂ।੨੧੫੪। 


੬੮੬ 


ਸੀ _ਦਸਮ-ਗ੍ਰੰਥ _ਸਾਹਿਬ 


ਜੀ ਸੀਲ ਹੀ ਇਹੀ [ਜਿਤ ਰਹਿਹ ਬੀ ਚੀ 


ਕਉ ਬ੍ਰਿਜਨਾਥ ਅਬੈ ਕਬਿ ਸ੍ਯਾਮ ਕਹੈ ਕਟੁ ਬੈਨ ਉਚਾਰਿਯੋ। 
ਕ੍ਰੋਧ ਸੋ ਖਾਇ ਤਵਾਰ ਧਰਾ ਪਰ ਝੂਮਿ ਗਿਰੀ ਨਹੀ ਨੈਕੁ ਸੰਭਾਰਿਯੋ। 
ਯੌ ਉਪਮਾ ਉਪਜੀ ਜੀਅ ਮੈ ਜਨੁ ਟੂਟ ਗਯੋ ਰੁਖ ਬ੍ਯਾਰ ਕੋ _ਮਾਰਿਯੋ। ੨੧੫੫। 


ਦੰਹਰ” 
ਅੰਕ ਲੀਓ ਭਰ ਕਾਨ੍ਹ ਤਿਹ ਦੂਰ ਕਰਨ ਕੋ ਕ੍ਰੋਧ। 
ਸਵਾਧਾਨ ਕਰਿ ਰੁਕਮਿਨੀ ਜਦੁਪਤਿ ਕੀਓ ਪੁਬੋਧ। _੨੧੫੬। 
ਹਾਵੀੰਯ” 
ਤੇਰੇ ਹੀ ਧਰਮ ਤੇ ਮੈ ਸੁਨਿ ਸੁੰਦਰਿ ਕੇਸਨ ਤੇ ਗਹਿ ਕੰਸ ਪਛਾਰਿਯੋ। 
ਤੇਰੇ ਹੀ ਧਰਮ ਤੇ ਸੈਧਿ ਜਰਾ ਹੂ ਕੋ ਸੈਨ ਸਭੈ ਛਿਨ ਮਾਹਿ ਸੰਘਾਰਿਯੋ। 
ਤੇਰੇ ਹੀ ਧਰਮ ਜਿਤਿਯੋ ਮਘਵਾ ਅਰੁ ਤੇਰੇ ਹੀ ਧਰਮ ਭੂਮਾਸੁਰ ਮਾਰਿਯੋ। 
ਤੋ ਸੋ ਕੀਓ ਉਪਹਾਸ ਅਬੈ ਮੁਹਿ ਤੈ ਅਪਨੇ ਜੀਅ ਸਾਚ _ਬਿਚਾਰਿਯੋ। ੨੧੫੭। 


ਰਕਾਨਨਾਂ ਲਾਲ 

ਹਵੀਯਾਂ 
ਯੋ _ਪੀਅ ਕੀ ਤੁੀਅ ਬਾਤ ਸੁਨੀ ਦੁਖੁ ਕੀ ਤਬ ਬਾਤ ਸਭੈ ਸ਼ਿਸਰਾਈ। 
ਭੂਲਿ ਪਰੀ ਪ੍ਰਭੁ ਕੀਜੈ _ਛਿਮਾ ਮੁਹਿ ਨਾਰ ਨਿਵਾਇ ਕੈ ਨਾਰਿ ਸੁਨਾਈ। 
ਅਉਰ ਕਰੀ ਉਪਮਾ ਪ੍ਰਭ ਕੀ ਜੁ _ਕਬਿਤਨ ਮੈ _ਬਰਨੀ ਨਹੀ ਜਾਈ। 
ਊਤਰ ਦੇਤ ਭਈ ਹਸਿ ਕੈ ਹਰਿ ਮੈ ਉਪਹਾਸ ਕੀ ਬਾਤ ਨ ਪਾਈ। ੨੧੫੮। 


ਦੰਹਰਾ 
ਮਾਨ ਕਥਾ _ਰੁਕਮਿਨੀ ਕੀ _ਸ੍ਯਾਮ ਕਹੀ ਚਿਤ _ਲਾਇ। 
ਆਗੇ ਕਥਾ ਸੁ _ਹੋਇਗੀ ਸੁਨੀਅਹੁ ਪ੍ਰੇਮ ਬਢਾਇ। _੨੧੫੯। 
ਕਾਂਲਯੋਂ ਭਾਲ 


ਸ 
ਹੁ 
ਹੱ 
ਰੂ 
ਹ 
੍ 
ਰਹ 


ਸਭ ਕਾਨ੍ਹ ਕੀ ਮੂਰਤਿ ਸ੍ਯਾਮ ਭਨੈ ਸਭ ਕੈਧਿ ਪਟੰਬਰ ਪੀਤ ਲੀਏ। 


ਕਰੁਨਾਨਿਧਿ ਕਉਤੁਕ ਦੇਖਨ ਕਉ ਇਹ ਭੂ ਪਰ ਆਇ ਚਰਿਤ੍ਰ _ਕੀਏ। _੨੧੬0। 


/ਇਤ ਤੀ ਦਸਮ #ਨੈਕੱਧ ਘਰਾਣੇ ਲਾੰਝਤ੍ਹ ਨਾਟਕ ਯੁੱਲੇ _/ਉਸਨਾਵਤਾਨੇ 
ਰਕਾਨਨਾੀ _ਇਘਹਾਸ਼ ਲਰਨਨ ਨਸ੫ਤੰ/ 


ਕ੍ਰਿਸਨਾਵਤਾਰ ੬੮੭ 


। ਕਵੀ 
ਸ੍ਰੀ ਕ੍ਰਿਸ਼ਨ ਨੇ ਹੁਣ ਮੇਰੇ ਪਤਿ (ਇਸ ਤਰ੍ਹਾਂ ਦੇ) ਕੌੜੇ ਬਚਨ ਕਹੇ _ਹਨ। _(ਰੁਕਮਨੀ) ਕ੍ਰੋਧ 
ਨਾਲ ਪਛਾੜ _ਖਾ ਕੇ _ਧਰਤੀ ਉਤੇ _ਝੂਲਦੀ ਹੋਈ _ਡਿਗ _ਪਈ ਅਤੇ _(ਆਪਣੇ ਆਪ ਨੂੰ) 
ਬਿਲਕੁਲ _ਸੰਭਾਲ ਨ _ਸਕੀ। (ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ 
ਹਵਾ ਦਾ ਮਾਰਿਆ _ਬ੍ਰਿਛ _ਡਿਗ _ਪਿਆ _ਹੋਵੇ।੨੧੫੫। 
ਦੰਹਰਾ 
ਕਰੋਧ ਨੂੰ ਦੂਰ ਕਰਨ ਲਈ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਜਫੀ ਵਿਚ ਲੈ ਲਿਆ। ਰੁਕਮਨੀ 


ਸਾਵਧਾਨ _ਕਰ ਕੇ ਸ੍ਰੀ ਕ੍ਰਿਸ਼ਨ ਨੇ ਉਪਦੇਸ਼ _ਕੀਤਾ।੨੧੫੬। 
ਮਵੀਯਾ 

ਹੇ ਸੁੰਦਰੀ! ਸੁਣ, ਤੇਰੇ ਹੀ (ਇਸਤਰੀ) ਧਰਮ (ਦੇ ਆਧਾਰ ਤੇ) ਕੇਸ਼ਾਂ ਤੋਂ ਪਕੜ 
ਕੇ ਕੰਸ ਨੂੰ ਪਛਾੜਿਆ ਸੀ। ਤੇਰੇ ਹੀ ਧਰਮ (ਦੇ ਬਲ ਤੇ) ਜਰਾਸੈਧ ਦੀ ਸੈਨਾ ਨੂੰ ਛਿਣ 
ਭਰ ਵਿਚ ਨਸ਼ਟ ਕਰ ਦਿੱਤਾ ਸੀ। ਤੇਰੀ ਹੀ ਧਰਮ-ਸਾਧਨਾ ਕਰ ਕੇ ਮੈਂ ਇੰਦਰ ਨੂੰ _ਜਿਤਿਆ 
ਸੀ ਅਤੇ ਤੇਰੇ ਹੀ ਧਰਮ _ਕਾਰਨ ਭੂਮਾਸੁਰ ਨੂੰ ਮਾਰਿਆ ਸੀ। ਮੈਂ ਤਾਂ ਹੁਣ ਤੇਰੇ ਨਾਲ ਮਖੌਲ 
ਕੀਤਾ _ਸੀ, _(ਪਰ) _ਤੂੰ ਆਪਣੇ _ਮਨ ਵਿਚ _(ਉਸ ਨੂੰ) ਸੋਂਚਾ ਸਮਝ _ਲਿਆ _ਸੀ।੨੧੫੭। 
ਰਕਮਨਾੀਂ ਨੰ _/ਨਹਾ-- 


0੨੧੨ 


ਸੁਣੀ, ਤਦ ਦੁਖ ਦੀ ਸਾਰੀ _ਗੱਲ ਭੁਲਾ ਦਿੱਤੀ। ਧੌਣ ਨੀਵੀਂ _ਕਰ ਕੇ (ਉਹ) ਇਸਤਰੀ 
(ਕਹਿ ਕੇ) ਸੁਣਾਉਣ _ਲਗੀ--ਹੇ ਪ੍ਰਭੂ! ਮੇਰੇ _ਕੋਲੋਂ ਭੁਲ ਹੋ ਗਈ ਹੈ, ਖਿਮਾ ਕਰ _ਦਿਓ। 
ਸੀ ਕ੍ਰਿਸ਼ਨ ਦੀ ਹੋਰ ਵੀ ਬਹੁਤ ਸਾਰੀ ਉਪਮਾ _ਕੀਤੀ ਜੋ _ਕਬਿੱਤਾਂ (ਕਵਿਤਾ) ਵਿਚ ਵਰਣਨ 
ਨਹੀਂ _ਕੀਤੀ ਜਾ _ਸਕਦੀ। (ਫਿਰ) ਹਸ ਕੇ ਉੱਤਰ ਦੇਣ ਲਗੀ--ਹੇ ਸ੍ਰੀ ਕ੍ਰਿਸ਼ਨ! ਮੈਂ ਮਖੌਲ 
ਦੀ _ਗੱੌਲ ਨੂੰ ਸਮਝ _ਹੀ ਨ _ਸਕੀ।੨੧੫੮। 
ਦੰਹਰਾ 

(ਕਵੀ) ਸ਼ਿਆਮ ਨੇ `ਰੁਕਮਨੀ ਦੇ ਮਾਨ” ਦੀ ਕਥਾ ਚਿਤ ਲਾ ਕੇ ਕਹੀ ਹੈ। ਅਗੇ 
(ਜੋ) _ਕਥਾ ਹੋਏਗੀ, _ਉਸ ਨੂੰ ਪ੍ਰੇਮ _ਵਧਾ _ਕੇ _ਸੁਣਨਾ।੨੧੫੯। 


ਸੀ ਕ੍ਰਿਸ਼ਨ ਦੀਆਂ _ਜਿਤਨੀਆਂ _ਵੀ ਇਸਤਰੀਆਂ ਸਨ, _ ਸਭ 


੧੦੧ 
ਹੂ 


ਕਿ 
ਲਈ, ਭੂਮੀ _ਉਤੇ ਆ ਕੇ ਇਹ ਚਰਿਤੂ _ਕੀਤਾ _ਸੀ।੨੧੬0। 


/ਏਲੋਂ ਨੀ ਟਲ #ਨਕੰਧ ੪ਰਾਣ; ਲਾੰਝਤੂ ਨਾਟਕ ਕੁੱਥ ਦੇ ਸ਼ਨਾਵਤਾਰ ਦਾ 
ਫਕਮਨਾ _ਉੱਘਹਾਨ ਪੁਸ਼ੰਨ _ਨਆਘਤ/ 


੬੮੮ 


ਹੀ ਲਉ ਪੌਤੂ ਕੀ ਬ੍ਯਾਹ ਕ੍ਰਿਪਾਨਿਧਿ ਸ੍ਯਾਮ ਭਨੈ _ਰੁਚਿ ਮਾਨਿ ਬਿਚਾਰਿਯੋ। 
ਬੀ ਰੁਕਮੀ ਕੀ ਸੁਤਾ ਤਿਹ ਬ੍ਰਯਾਹਹਿ ਕੋ ਕੋ ਸਭ ਸਾਜਿ ਸਵਾਰਿਯੋ। 
ਟੀਕਾ ਦੀਯੋ ਤਿਹ ਭਾਲ ਮੈ ਕੁੰਕਮ ਅਉ ਮਿਲਿ ਬਿਪਰਨ ਬੇਦ ਉਚਾਚਿਯੋ। 
ਸੀ _ਜਦੁਬੀਰ ਤ੍ਰੀਆ ਸੰਗ ਲੈ _ਬਲਭਦੁ _ਸੁ _ਕਉਤਕ ਕਾਜ _ਸਿਧਾਰਿਯੋ। _੨੧੬੧। 


ਚੱਪਲ? 
ਕਿਸਨ ਜਬੈ ਤਿਹ ਪੁਰ ਮੈ ਗਏ। ਅਤਿ ਉਪਹਾਸ ਠਉਰ ਤਿਹ ਭਏ। 
ਰੁਕਮਿਨਿ ਜਬ ਰੁਕਮੀ _ਦਰਸਾਯੋ। ਭੈਨ ਭ੍ਰਾਤ ਅਤਿ ਹੀ ਸੁਖੁ _ਪਾਯੋ। _੨੧੬੨। 


ਬ੍ਯਾਹ ਭਲੋ _ਅਨਰੁਧ ਕੋ _ਕਯੋ। _ਜਦੁਪਤਿ ਆਪ _ਸੇਹਰਾ ਦਯੋ। 
ਜੂਪ ਮੰਤਰ ਉਤ _ਰੁਕਮਿ _ਬਿਚਾਰਿਯੋ। _ਖੇਲ _ਹਲੀ ਹਮ _ਸੰਗ _ਉਚਾਰਿਯੋ। _੨੧੬੩। 


ਹਾਵੀੰਯ” 
ਸੰਗ ਲੀ ਕੇ ਤਬੈ ਰੁਕਮੀ ਕਬਿ ਸਯਾਮ ਜੂਆ ਹੂ ਕੋ ਖੇਲੁ ਮਚਾਯੋ। 
ਭੂਪ _ਘਨੇ ਜਿਹ ਥੇ ਤਿਨ ਦੇਖਤ ਦਰਬ ਘਨੋ ਤਿਹ ਮਾਝਿ _ਲਗਾਯੋ। 
ਦਾਵ ਪਰਿਯੋ _ਮੁਸਲੀ ਕੋ ਸਭੋ _ਰੁਕਮੀ ਹੂ ਕੋ _ਦਾਵ ਪਰਿਯੋ ਯੋ _ਸੁਨਾਯੋ। 
ਹਾਸ ਕੀਯੋ ਮਿਲਿ ਕੈ ਅਤਿ ਹੀ ਗਰੁੜ ਧੁਜ ਭ੍ਰਾਤ ਘਨੋ ਰਿਸਵਾਯੋ। ੨੧੬੪। 


ਚੱਪਣਾ' 
ਐਸੇ _ਘਨੀ ਬੇਰ _ਡਹਕਾਯੋ। _ਜਦੁਪਤਿ ਭ੍ਰਾਤ ਕ੍ਰੋਧ ਅਤਿ _ਆਯੋ। 
ਏਕ ਗਦਾ ਉਠਿ ਕਰ ਮੈ ਧਰੀ। ਸਭ ਭੂਪਨ ਕੀ ਪੂਜਾ ਕਰੀ। ੨੧੬੫। 


ਘਨੇ ਚਾਇ ਸੋ ਭੂਪ ਸੰਘਾਰੇ। ਪਰੇ ਝੂਮ ਕੈ ਭੂ ਬਿਸੰਭਾਰੇ। 
ਗਿਰੇ ਸੂਉਨ ਕੇ ਰਸ ਸੋ ਰਾਤੇ। ਖੇਡਿ ਬਸੰਤ ਮਨੋ ਮਦਮਾਤੇ। ੨੧੬੬। 


ਫਿਰਤ ਭੂਤ ਸੋ ਤਿਨ ਮੈ ਹਲੀ। ਜੈਸੇ ਅੰਤ ਕਾਲ ਸਿਵ ਬਲੀ। 
ਜਿਉ ਰਿਸਿ ਡੰਡ ਲੀਏ ਜਮੁ ਆਵੈ। ਤੈਸੇ ਹੀ ਮੁਸਲੀ ਛਬਿ ਪਾਵੈ। ੨੧੬੭। 


ਕ੍ਰਿਸਨਾਵਤਾਰ ੬੮੯ 


ਅਨਰੁੱਧ ਜੀ ਦੇ ਵਿਆਹ ਦਾ ਕਥਨ 
੭ਾਵੀਯ੍ਾ 
(ਕਵੀ) ਸ਼ਿਆਮ ਕਹਿੰਦੇ ਹਨ, ਤਦੋਂ ਹੀ ਸ੍ਰੀ ਕ੍ਰਿਸ਼ਨ ਨੇ (ਆਪਣੇ) ਪੋਤਰੇ ਦੇ ਵਿਆਹ 
ਇੱਛਾ ਨੂੰ ਮਨ ਵਿਚ _ਵਿਚਾਰਿਆ। (ਰੁਕਮਨੀ ਦੇ ਭਰਾ) ਰੁਕਮੀ ਦੀ ਇਕ ਸੁੰਦਰ ਪੁੱਤਰੀ 
ਉਸ ਨਾਲ _ਵਿਆਹੁਣ ਦੀ ਸਾਰੀ ਤਿਆਰੀ _ਕੀਤੀ। (ਰੁਕਮੀ) ਨੇ ਉਸ _(ਅਨਰੁੱਧ) ਦੇ 
ਮੱਥੇ ਉਤੇ ਕੇਸਰ ਦਾ ਟਿਕਾ ਲਾਇਆ ਅਤੇ ਬ੍ਰਾਹਮਣਾਂ ਨੇ ਮਿਲ ਕੇ ਵੇਦਾਂ ਦਾ ਪਾਠ _ਕੀਤਾ। 
ਕ੍ਰਿਸ਼ਨ ਇਸਤਰੀ ਅਤੇ _ਬਲਰਾਮ ਨੁੰ ਨਾਲ ਲੈ ਕੇ (ਵਿਆਹ ਦਾ) ਕੌਤਕ ਵੇਖਣ ਲਈ 


ਜਦ ਸ੍ਰੀ ਕ੍ਰਿਸ਼ਨ ਉਸ ਨਗਰ _ਵਿਚ ਗਏ, (ਤਾਂ) ਉਥੇ ਬਹੁਤ _ਹਾਸਾ-ਠੱਠਾ ਹੋਇਆ। 
ਰੁਕਮਨੀ _ਨੇ _ਜਦ _ਰੁਕਮੀ ਨੂੰ ਵੇਖਿਆ, _ਤਦ ਭੈਣ ਭਰਾ ਨੇ ਬਹੁਤ ਸੁਖ ਪ੍ਰਾਪਤ 
ਕਾੀਤਾ।੨੧੬੨। 

ਅਨਰੁੱਧ ਦਾ ਚੰਗੀ ਤਰ੍ਹਾਂ ਵਿਆਹ _ਕੀਤਾ। ਸ੍ਰੀ ਕ੍ਰਿਸ਼ਨ ਨੇ ਖ਼ੁਦ (ਪੋਤਰੇ ਨੂੰ) ਸੇਹਰਾ 
ਬੈਨ੍ਹਿਆ। ਉਧਰ _ਰੁਕਮੀ _ਨੇ ਜੂਆ ਖੇਡਣ ਦਾ _ਮਨਸੂਬਾ _ਵਿਚਾਰਿਆ ਅਤੇ _ਬਲਰਾਮ _ਨੂੰ 
ਕਿਹਾ _ਕਿ ਮੇਰੇ _ਨਾਲ _(ਆ ਕੇ) ਖੇਡੋ।੨੧੬੩। 
੭ਾਵੀਯਾ 

ਕਵੀ ਸ਼ਿਆਮ (ਕਹਿੰਦੇ ਹਨ), _ਤਦ ਰੁਕਮੀ ਨੇ _ਬਲਰਾਮ _ਨਾਲ ਜੂਏ ਦੀ ਖੇਡ ਰਚਾ 
ਦਿੱਤੀ। ਉਥੇ ਜੋ ਬਹੁਤ ਸਾਰੇ ਰਾਜੇ (ਮੌਜੂਦ) ਸਨ, ਉਨ੍ਹਾਂ ਨੇ ਵੇਖ ਕੇ ਉਸ (ਖੇਡ) ਵਿਚ 
ਬਹੁਤ _ਸਾਰਾ _ਧਨ ਲਗਾ _ਦਿੱਤਾ। ਸਾਰੇ _ਦਾਓ _ਬਲਰਾਮ _ਦੇ ਪਏ ਸਨ, (ਪਰ ਸ੍ਰੀ ਕ੍ਰਿਸ਼ਨ 
ਨੇ) ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਰੁਕਮੀ ਦੇ ਦਾਓ ਪਏ ਹਨ। ਸ੍ਰੀ ਕ੍ਰਿਸ਼ਨ ('ਗਰੁੜ 
ਧੁਜ”) ਨੇ _ਸਭ _ਨਾਲ _ਰਲ ਕੇ (ਭਰਾ ਨਾਲ) ਬਹੁਤ _ਮਖੌਲ _ਕੀਤਾ। (ਫਲਸਰੂਪ) _ਬਲਰਾਮ 
ਬਹੁਤ ਕ੍ਰੌਂਧਿਤ ਹੋ ਗਿਆ।੨੧੬੪। 
ਚੱਪਲ? 

ਇਸ ਤਰ੍ਹਾਂ ਕਈ _ਵਾਰ _ਚਿੜ੍ਰਾਇਆ, (ਜਿਸ _ਕਰ ਕੇ) _ਬਲਰਾਮ ਨੂੰ ਬਹੁਤ ਕ੍ਰੋਧ 
ਆ ਗਿਆ। (ਉਸ ਨੇ) ਉਠ ਕੇ ਇਕ ਗਦਾ ਹੱਥ ਵਿਚ ਪਕੜ ਲਈ ਅਤੇ ਸਾਰਿਆਂ 
ਰਾਜਿਆਂ _ਦੀ ਪੂਜਾ ਕੀਤੀ _(ਅਰਥਾਤ _ ਕੁਟਾਪਾ _ਚੜ੍ਹਾਇਆ)।੨੧੬੫। 


ਬੜੇ _ਚਾਉ ਨਾਲ _ਰਾਜਿਆਂ ਦੀ _ਖੜਕਾਈ _ਕੀਤੀ _ਹੈ। (ਰਾਜੇ) ਧਰਤੀ ਉਤੇ ਬੇਸੁਧ 
ਹੋ ਕੇ ਡਿਗ ਪਏ ਹਨ। ਲਹੂ ਦੇ ਰਸ ਨਾਲ ਰਤੇ ਹੋਏ ਡਿਗੇ ਪਏ ਹਨ। (ਇੰਜ ਪ੍ਰਤੀਤ 
ਹੁੰਦਾ ਹੈ) ਮਾਨੋ _ਮਦ _ਨਾਲ _ ਮਸਤ _ ਬਸੰਤ _ਖੇਡ _ਕੇ _(ਡਿਗੇ _ਹੋਣ)।੨੧੬੬। 


ਮਾਨੋ 
ਉਨ੍ਹਾਂ ਵਿਚ _ਬਲਰਾਮ _ਭੂਤ _ਬਣਿਆ ਫਿਰਦਾ ਹੈ ਜਿਵੇਂ _ਪਰਲੋ ਵਾਲੇ ਦਿਨ ਬਲਵਾਨ 

ਰਿਹਾ ਹੈ)। (ਜਾਂ ਫਿਰ) ਜਿਵੇਂ ਯਮਰਾਜ ਡੰਡਾ ਲੈ ਕੇ ਆਉਂਦਾ ਹੈ, ਉਸੇ ਤਰ੍ਹਾਂ 
ਬਲਰਾਮ _ ਸ਼ੋਭਾ ਪਾ ਰਿਹਾ _ਸੀ।੨੧੬੭। 


੬੯0 


ਸੀ _ਦਸਮ-ਗ੍ਰੰਥ _ਸਾਹਿਬ 


ਰੁਕਮੀ ਭਯੋ ਗਦਾ ਗਹਿ _ਠਾਢੋਂ। ਘਨੋ ਕ੍ਰੋਧ ਤਾ ਕੈ ਚਿਤਿ ਬਾਢੋਂ। 
ਭਾਜਤ ਭਯੋ ਨ ਸਾਮੁਹੇ ਆਯੋ। ਆਇ ਹਲੀ ਸੋ ਜੁਧੁ ਮਚਾਯੋ। ੨੧੬੮। 
ਹਲੀ ਗਦਾ ਤਬ ਤਾ ਪਰ ਮਾਰੀ। ਉਨ ਹੂ ਕੋਪ ਸੋ ਤਾ ਪਰ ਝਾਰੀ। 
ਸੂਉਨਤ ਛੁਟਿਯੋ ਅਰੁਨ ਦੋਊ ਭਏ। ਮਾਨਹੁ ਕ੍ਰੋਧ ਰੂਪ ਹੁਇ ਗਏ। ੨੧੬੯। 


ਦੰਹਾਰਾ 
ਦਾਤ ਕਾਢਿ ਇਕ ਹਸਤ ਥੋ_ਸੋ ਇਹ ਨੈਨ ਨਿਹਾਰਿ। 
ਰੁਕਮਿਨਿ ਜੁਧੁ ਕੋ ਛੋਰ ਕੈ ਤਾ ਪਰ ਚਲਿਯੋ ਹਕਾਰਿ। ੨੧੭)0। 


ਮਾਵੀਲ” 
ਸਭ ਤੋਰ ਕੈ ਦਾਤ ਦਏ ਤਿਹ ਕੇ ਬਲਭਦੂ ਗਦਾ ਸੰਗ ਪੈ ਗਹਿ _ਕੈ। 
ਦੋਊ ਮੂਛ ਉਖਾਰ ਲਈ ਤਿਹ ਕੀ ਅਤਿ ਸੂਉਨ ਚਲਿਯੋ ਤਿਹ ਤੇ ਬਹਿ ਕੈ। 
ਫਿਰਿ ਅਉਰ ਹਨੇ ਬਲਵੰਤ ਘਨੇ ਕਬਿ ਸ੍ਯਾਮ ਕਹੈ ਚਿਤ ਮੈ ਚਹਿ_ਕੈ। 
ਫਿਰਿ ਆਇ ਭਿਰਿਯੋ ਰੁਕਮੀ ਸੰਗ ਯੌ _ਤੁਹਿ ਮਾਰਤ ਹਉ ਮੁਖ ਤੇ ਕਹਿ ਕੈ। ੨੧੭੧। 


ਧਾਵਤ ਭਯੋ _ਰੁਕਮੀ ਪੈ ਹਲੀ ਕਬਿ ਸ੍ਯਾਮ ਕਹੈ ਚਿਤਿ ਰੋਸ ਬਢੈ ਕੈ। 
ਰੋਮ ਖਰੇ ਕਰਿ ਕੈ ਅਪੁਨੇ ਪੁਨਿ ਅਉਰ ਪੁਚੰਡ ਗਦਾ ਕਰਿ ਲੈ ਕੈ। 

ਆਵਤ ਭਯੋ ਉਤ ਤੇ ਸੋਊ ਬੀਰ ਸੁ ਆਪਸ ਮੈ ਰਨ ਦੁੰਦ ਮਚੈ ਕੈ। 

ਹੁਇ ਬਿਸੰਭਾਰ ਪਰੇ ਦੋਊ ਬੀਰ ਧਰਾ ਪਰ _ਘਾਇਨ ਕੇ ਸੰਗ ਘੈ ਕੈ। ੨੧੭੨। 


ਚੱਪਣ/ 
ਪਹਰ ਦੋਇ ਤਹ ਜੁਧੁ ਮਚਾਯੋ। ਏਕ ਨ ਦੋ ਮੈ ਮਾਰਨ ਪਾਯੋ। 
ਬਿਹਬਲ ਹੋਇ ਦੋਊ ਧਰਿ ਪਰੇ। ਜੀਵਤ ਬਚੇ ਸੁ _ਮਾਨਹੋ_ਮਰੇ। ੨੧੭੩। 


ਮੁਛਿਤ ਹੈ ਫਿਰ ਜੁਧ ਮਚਾਯੋ। _ਕਉਤੁਕ ਸਭ _ਲੋਕਨ _ਦਰਸਾਯੋ। 


ਵੇ 


ਕ੍ਰੋਧਿਤ ਹੁਇ ਸੁ ਯਾ ਬਿਧਿ ਅਹੈ। ਕੇਹਰਿ ਦੁਇ ਜਨੁ ਸਨ ਮੈਂ ਲਰੈ। ੨੧੭੪। 


ਮਾਵੀਲ” 
ਬਿਖੇ ਥਕ ਗਯੋ ਰੁਕਮੀ ਤਬ ਧਾਇ ਹਲੀ ਇਕ ਘਾਇ ਚਲਾਯੋ। 
ਉਨ ਹੂ ਅਰਿ ਕੋ ਪੁਨਿ ਘਾਇ ਸੁ ਆਵਤ ਮਾਰਗ ਮੈ ਲਖਿ ਪਾਯੋ। 
ਹੀ _ਸੈਭਾਰਿ ਗਦਾ ਅਪੁਨੀ ਅਰੁ ਚਿਤ ਬਿਖੈ ਅਤਿ ਰੋਸ ਬਢਾਯੋ। 
ਸ੍ਯਾਮ ਭਨੈ ਤਿਹ ਬੀਰ ਤਬੈ ਸੁ ਗਦਾ ਕੋ ਗਦਾ ਸੈਗਿ ਘਾਇ ਬਚਾਯੋ। ੨੧੭੫। 


ਲਾ 


ਕ੍ਰਿਸਨਾਵਤਾਰ ੬੯੧ 


(ਦੂਜੇ ਪਾਸਿਓਂ) ਰੁਕਮੀ ਵੀ ਗਦਾ ਪਕੜ ਕੇ _ਖੜੋਂ _ਗਿਆ। ਉਸ ਦੇ ਚਿਤ ਵਿਚ 
ਬਹੁਤ ਕ੍ਰੋਧ ਵਧਿਆ ਹੋਇਆ _ਸੀ। (ਉਹ) ਭਜ ਕੇ ਨਹੀਂ ਗਿਆ (ਸਗੋਂ) ਸਾਹਮਣੇ ਆ 
ਕੇ ਡਟਿਆ ਹੈ। ਆ ਕੇ ਬਲਰਾਮ ਨਾਲ ਯੁੱਧ _ਮਚਾਇਆ _ਹੈ।੨੧੬੮। 

ਤਦ _ਬਲਰਾਮ ਨੇ ਉਸ _(ਰੁਕਮੀ) ਉਤੇ ਗਦਾ ਦਾ ਵਾਰ ਕੀਤਾ। ਉਸ ਨੇ ਵੀ ਕ੍ਰੋਧ 
ਨਾਲ _ਉਸ _ (ਬਲਰਾਮ) _ਉਤੇ _(ਗਦਾ) _ਝਾੜ _ਦਿੱਤੀ। _(ਦੋਹਾਂ _ਦਾ) ਲਹੂ _ ਵਗਣ _ਲਗਿਆ 
ਅਤੇ ਦੋਵੇਂ (ਲਹੂ ਨਾਲ) _ਲਾਲ _ਰੰਗ _ਦੇ ਹੋ ਗਏ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋਵੇਂ 
ਕ੍ਰੋਧ ਦਾ ਰੂਪ ਹੀ ਹੋ ਗਏ ਹੋਣ।੨੧੬੯। 
ਦੰਹਰ” 

ਇਕ (ਵਿਅਕਤੀ) ਦੰਦ ਕਢ ਕੇ ਹਸ ਰਿਹਾ ਸੀ, ਉਸ ਨੂੰ 
ਅੱਖਾਂ _ਨਾਲ _ਵੇਖ _ਲਿਆ। _ਰੁਕਮੀ ਨਾਲ ਯੁੱਧ ਨੂੰ ਛਡ _ਕੇ ਉਸ ਉਤੇ _ਲਲਕਾਰਾ ਮਾਰ ਕੇ 
ਜਾ _ਪਿਆ।੨੧੭0। 
ਮਾਵੀਲ” 

ਬਲਰਾਮ ਨੇ ਗਦਾ ਨੂੰ ਪਕੜ ਕੇ ਉਸ ਨਾਲ ਉਸ ਦੇ ਸਾਰੇ ਦੰਦ ਤੋੜ ਸੁਟੇ। ਉਸ 
ਦੀਆਂ ਦੋਵੇਂ ਮੁੱਛਾਂ ਪੁਟ ਸੁਟੀਆਂ। ਉਸ ਦਾ ਬਹੁਤ ਲਹੂ ਵਗਣ ਲਗ _ਗਿਆ। _ਕਵੀ ਸ਼ਿਆਮ 
ਕਹਿੰਦੇ ਹਨ, ਫਿਰ ਚਿਤ ਵਿਚ ਚਾਉ ਪੈਦਾ ਕਰ ਕੇ ਹੋਰ ਬਹੁਤ ਸਾਰੇ ਬਲਵਾਨ _ਮਾਰ 
ਦੌਤੇ। ਫਿਰ ਆ ਕੇ ਰੁਕਮੀ ਨਾਲ ਯੁੱਧ _ਕਰਨ _ਲਗ __ਪਿਆ ਅਤੇ _'ਤੈਨੂੰ ਮਾਰਦਾ _ਹਾਂ?- 
ਤਰ੍ਹਾਂ ਮੂੰਹ _ਤੋਂ _ਕਹਿ _ਕੇ (ਯੁੱਧ _ਰਚਾ _ਦਿੱਤਾ)।੨੧੭੧। 


ੋਰ] 


ਉਨ੍ਹਾਂ ਨੇ ਦੋ ਪਹਿਰ ਯੁੱਧ _ਕੀਤਾ। (ਦੋਹਾਂ ਵਿਚੋਂ) ਇਕ ਵੀ ਦੂਜੇ ਨੂੰ ਨ ਮਾਰ 
ਸਕਿਆ। _ਦੋਵੇਂ ਘਬਰਾ _ਕੇ _ਧਰਤੀ _ਉਤੇ _ਡਿਗ _ਪਏ। (ਭਾਵੇਂ) ਜੀਉਂਦੇ ਬਚ _ ਗਏ _(ਪਰ) 
ਲਗਦੇ ਮਰੇ ਹੋਏ ਹੀ _ਸਨ।੨੧੭੩। 

ਹੋਸ਼ ਵਿਚ ਆ ਕੇ ਫਿਰ ਯੁੱਧ ਮਚਾ ਦਿੱਤਾ। (ਇਹ) ਕੌਤਕ ਸਭ ਲੋਕਾਂ ਨੇ ਵੇਖਿਆ। 
ਕ੍ਰੋਧਵਾਨ ਹੋ. ਕੇ _ਉਹ _ਇਸ ਤਰ੍ਹਾਂ ਲੜਦੇ _ਸਨ, ਮਾਨੋ ਬਨ _ਵਿਚ ਦੋ ਸ਼ੇਰ ਲੜ ਰਹੇ 
ਹੌਣ।੨੧੭੪। 
ਮਾਵੀਲ” 

ਯੁੱਧ _ਵਿਚ _ਰੁਕਮੀ _ਥਕ _ਗਿਆ, ਤਦ _ਬਲਰਾਮ ਨੇ ਭਜ ਕੇ (ਉਸ ਉਤੇ) ਇਕ 
ਵਾਰ _ਕਰ ਦਿੱਤਾ। ਤਦ ਉਸ ਨੇ ਵੈਰੀ ਦੇ ਵਾਰ ਨੂੰ ਆਉਂਦੇ ਹੋਇਆਂ ਮਾਰਗ ਵਿਚ ਹੀ 
ਲਿਆ। ਉਸੇ ਵੇਲੇ _ਹੀ ਆਪਣੀ _ਗਦਾ _ਸੰਭਾਲ ਕੇ _ਚਿਤ ਵਿਚ ਬਹੁਤ ਕ੍ਰੋਧ ਵਧਾਇਆ। 
(ਕਵੀ) ਸ਼ਿਆਮ ਕਹਿੰਦੇ ਹਨ, _ਉਸ ਯੋਧੇ ਨੇ _ਉਦੋਂ ਹੀ ਗਦਾ ਨਾਲ ਗਦਾ ਦੇ ਵਾਰ ਨੂੰ 
ਬਚਾ _ਲਿਆ।੨੧੭੫। 


੬੯੨ 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਯਾਮ ਭਨੈ ਅਰਿ ਕੋ ਜਬ ਹੀ ਇਹ ਆਵਤ ਘਾਇ ਕੋ ਬੀਚ _ਨਿਵਾਰਿਯੋ। 
ਤਉ ਬਲਭਦੂ ਮਹਾ _ਰਿਸਿ ਠਾਨਿ ਸੁ ਅਉਰ ਗਦਾ ਹੂ ਕੋ ਘਾਉ ਪ੍ਰਹਾਰਿਯੋ। 
ਸੋ ਇਹ ਕੇ ਸਿਰ ਭੀਤਰ ਲਾਗ ਗਯੋ _ਇਨ ਹੂ ਨਹੀ ਨੈਕੁ ਸੈਭਾਰਿਯੋ। 

ਝੂਮ ਕੈ ਦੇਹ ਪਰਿਯੋ ਧਰਨੀ ਰੁਕਮੀ ਪੁਨਿ ਅੰਤ ਕੇ _ਧਾਮਿ _ਸਿਧਾਰਿਯੋ। ੨੧੭੬। 


ਭੂਤ ਜਿਤੇ ਰੁਕਮੀ ਕੇ ਹੁਤੇ ਬਧ ਭ੍ਰਾਤ ਨਿਹਾਰਿ ਕੈ ਕ੍ਰੋਧ ਭਰੇ। 

ਬਰਛੀ ਅਰੁ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਯਾ ਪਰ ਆਇ ਪਰੇ। 
ਕਿਲਕਾਰ ਦਸੋ ਦਿਸ ਘੇਰਤ ਭੇ ਮੁਸਲੀਧਰ ਤੇ ਨ ਰਤੀ ਕੁ ਡਰੇ। 

ਨਿਸ ਕੋ ਮਨੋ ਹੇਰਿ ਪਤੰਗ ਦੀਆ ਪਰ ਨੈਕੁ ਡਰੇ ਨਹੀ ਟੂਟ ਪਰੇ। ੨੧੭੭। 


ਸੰਗ ਹਲਾਯੁਧ ਕੇ ਉਨ ਹੂ ਸੁ ਉਤੈ ਅਤਿ ਕ੍ਰੋਧ ਹੁਇ ਜੁਧੁ ਮਚਾਯੋ। 
ਭਰਾਤ ਕੋ ਜੁਧ ਭਯੋ ਤ੍ਰੀਅ ਭ੍ਰਾਤ ਕੇ ਸੰਗ ਏਹੈ ਪ੍ਰਭ ਜੂ ਸੁਨਿ ਪਾਯੋ। 


ਬੈਠ ਬਿਚਾਰ ਕੀਯੋ _ਸਭ ਹੂ ਜੁ ਸਬੈ ਜਦੁਬੀਰ ਕੁਟੰਬ ਬੁਲਾਯੋ। 
ਅਉਰ ਕਥਾ ਦਈ ਫੋਰ ਹਲੀ ਕੀ ਸਹਾਇ ਕਉ ਕੋਪਿ ਕ੍ਰਿਪਾਨਿਧਿ ਧਾਯੋ। ੨੧੭੮। 


ਦੰਹਰਾ 
ਜਮ ਰੂਪੀ ਬਲਭਦੂ _ਪਿਖਿ ਹਰਿ ਆਗਮ ਸੁਨਿ _ਪਾਇ। 
ਬੁਧਵੰਤਨ ਤਿਹ _ਭਾਈਅਨ ਕਹੀ ਸੁ ਕਹਉ ਸੁਨਾਇ। ੨੧੭੯। 
ਹਵੀਯਾਂ 
ਦੇਖਿ ਅਨੀ ਜਦੁਬੀਰ ਘਨੀ ਲੀਏ ਆਵਤ ਹੈ ਡਰੁ ਤੋਹਿ ਨ ਆਵੈ। 
ਕਉਨ ਬਲੀ ਪ੍ਰਗਟਿਯੋ _ਭੂਅ ਮੈ ਤੁਮਹੀ ਨ ਕਹੋ _ਇਨ ਸੋ ਸਮੁਹਾਵੈ। 
ਜਉ ਜੜ ਕੈ ਹਠ ਹੀ ਭਿਰ ਹੈ ਤੁ ਕਹਾ ਫਿਰ ਜੀਵਤ ਧਾਮਹਿ ਆਵੈ। 
ਆਜ ਸੋਊ ਬਚਿ ਹੈ ਇਹ ਅਉਸਰ ਜੋ _ਭਜਿ ਕੈ ਭਟ ਪ੍ਰਾਨ ਬਚਾਵੈ। ੨੧੮0। 


ਤਉ ਲਗ ਹੀ ਜੁਤ ਕੋਪ ਕ੍ਰਿਪਾਨਿਧਿ ਆਹਵ ਕੀ ਛਿਤ ਭੀਤਰ ਆਏ। 
ਸੁਉਣ _ਭਰਿਯੋ _ਬਲਿਭਦੂ _ਪਿਖਿਯੋ ਬਿਨੁ ਪ੍ਰਾਨ ਪਰੇ _ਰੁਕਮੀ ਦਰਸਾਏ। 
ਭੂਪਤ ਅਉਰ _ਘਨੇ ਹੀ ਪਿਖੇ ਕਬਿ ਸ੍ਯਾਮ ਭਨੈ ਹਰਿ ਘਾਇਨ ਆਏ। 
ਭੁਾਤ ਕਉ ਦੇਖ ਪੁਸੰਨ ਭਏ ਬਲਿ ਨਾਰਿ ਕੋ ਦੇਖਤ ਨੈਨ ਨਿਵਾਏ। ੨੧੮੧ 


ਸਮੋਧ _ਕੀਓ। 


ਕ੍ਰਿਸਨਾਵਤਾਰ ੬੯੩ 


(ਕਵੀ) _ਸ਼ਿਆਮ ਕਹਿੰਦੇ ਹਨ, _(ਬਲਰਾਮ ਨੇ) ਜਦੋਂ ਵੈਰੀ ਨੂੰ (ਵੇਖਿਆ ਕਿ) ਉਸ 


ਨੇ ਆਉਂਦੇ ਹੋਰ ਵਾਰ ਨੂੰ ਵਿਚੋਂ ਹੀ ਰੋਕ ਦਿੱਤਾ ਹੈ। ਤਦ _ਬਲਰਾਮ ਨੇ ਕ੍ਰੋਧ ਕਰ ਕੇ, 
ਗਦਾ ਦਾ ਇਕ ਹੋਰ ਵਾਰ ਕਰ _ਦਿੱਤਾ। ਉਹ ਇਸ (ਰੁਕਮੀ) ਦੇ ਸਿਰ ਵਿਚ ਜਾ ਲਗਾ 
ਅਤੇ ਇਸ ਨੂੰ ਜ਼ਰਾ ਜਿੰਨੀ ਵੀ ਸੰਭਾਲ ਨ _ਰਹੀ। _ਰੁਕਮੀ ਦੀ ਦੇਹ ਘੁੰਮੇਰੀ ਖਾ ਕੇ ਧਰਤੀ 
ਉਤੇ ਡਿਗ _ਪਈ _ ਅਤੇ _ਫਿਰ _ਉਹ _ ਯਮਲੋਕ _ ਨੂੰ ਚਲਾ _ ਗਿਆ।੨੧੭੬। 


ਰੁਕਮੀ ਦੇ ਜਿਤਨੇ ਭਰਾ ਸਨ, ਭਰਾ ਦਾ ਬਧ ਵੇਖ ਕੇ ਕ੍ਰੋਧ ਨਾਲ ਭਰ ਗਏ। ਬਰਛੀ, 
ਧਨੁਸ਼-ਬਾਣ, ਤਲਵਾਰ ਅਤੇ _ਗਦਾ _(ਆਦਿ ਸ਼ਸਤ੍ਰ) ਪਕੜ ਕੇ ਇਸ _(ਬਲਰਾਮ) ਉਤੇ ਆ 
ਪਏ। _ਕਿਲਕਾਰੀਆਂ _ਮਾਰ _ਕੇ ਦਸਾਂ ਦਿਸ਼ਾਵਾਂ ਤੋਂ _ਬਲਰਾਮ ਨੂੰ _ਘੇਰ ਲਿਆ ਅਤੇ _(ਉਸ 
ਤੋਂ) ਬਿਲਕੁਲ ਨ ਡਰੇ। (ਇੰਜ ਪੁਤੀਤ ਹੁੰਦਾ ਹੈ) ਮਾਨੋ ਰਾਤ ਵੇਲੇ ਦੀਪਕ ਨੂੰ ਵੇਖ ਕੇ 
ਪਤੰਗੇ ਟੁਟ ਕੇ ਪੈ ਗਏ ਹੋਣ ਅਤੇ ਜ਼ਰਾ ਜਿੰਨੇ ਵੀ ਡਰੇ _ਨ _ਹੋਣ।੨੧੭੭। 

ਉਨ੍ਹਾਂ ਨੇ ਬਹੁਤ ਕ੍ਰੋਧਿਤ ਹੋ ਕੇ _ਬਲਰਾਮ ਨਾਲ ਉਥੇ ਬਹੁਤ _ਭਾਰੀ ਯੁੱਧ _ਮਚਾ_ਦਿੱਤਾ। 
(ਆਪਣੇ) ਭਰਾ _ਦਾ _ਪਤਨੀ ਦੇ ਭਰਾਵਾਂ ਨਾਲ ਯੁੱਧ _ਹੋ__ਰਿਹਾ ਹੈ--ਕ੍ਰਿਸ਼ਨ ਨੇ ਵੀ ਇਹ 
ਸੁਣ ਲਿਆ। ਸ੍ਰੀ ਕ੍ਰਿਸ਼ਨ ਨੇ ਸਾਰੇ ਟਬਰ ਨੂੰ ਬੁਲਾ ਲਿਆ ਅਤੇ ਸਾਰਿਆਂ ਨੇ ਬੈਠ ਕੇ ਵਿਚਾਰ 


ਕੀਤਾ। ਹੋਰ ਸਾਰੀ ਗੱਲ _(ਕਥ) ਛਡ ਕੇ ਬਲਰਾਮ ਦੀ ਸਹਾਇਤਾ ਲਈ ਕ੍ਰਿਸ਼ਨ ਨੇ _ਹਮਲਾ 


ਕਰ _ਦਿੱਤਾ।੨੧੭੮। 
ਦੰਹਰਾ 
ਸੀ ਕ੍ਰਿਸ਼ਨ ਦਾ ਆਉਣਾ ਸੁਣ ਕੇ ਬੁੱਧੀਮਾਨਾਂ 


ਘ 


ਅਤੇ 
ਨੇ ਉਨ੍ਹਾਂ ਭਰਾਵਾਂ ਨੂੰ ਜੋ ਗੱਲ _ਕਹੀ, _ਉਹ _ਕਹਿ ਕੇ ਸੁਣਾਂਦਾ _ਹਾਂ--।੨੧੭੯। 


੨੭ 
ਨਜ਼ਰ _ਮਾਰੀ। ਕਵੀ ਸ਼ਿਆਮ ਕਹਿੰਦੇ ਹਨ, ਸੀ ਕ੍ਰਿਸ਼ਨ ਨੇ ਹੋਰ 
ਹੋਏ ਬਹੁਤ ਸਾਰੇ ਰਾਜੇ _ਵੇਖੇ। _ਭਰਾ ਨੂੰ ਵੇਖ ਪੂਸੰ 
ਇਸਤਰੀ ਨੂੰ ਵੇਖ ਕੇ ਅੱਖਾਂ ਨੀਵੀਆਂ ਕਰ ਲਈਆਂ (ਕਿਉਂਕਿ ਬਲਰਾਮ ਤੋਂ ਉਸ ਦਾ 


ਮਾਰਿਆ ਗਿਆ ਸੀ)।੨੧੮੧। 
ਰਥ ਉਤੋਂ ਉਸੇ ਵੇਲੇ ਸਰੀ ਕ੍ਰਿਸ਼ਨ (ਉਤਰ ਕੇ) _ਬਲਰਾਮ ਨੂੰ ਜਾ ਕੇ 
ਦਾ 


ਲੈ _ਲਿਆ। ਫਿਰ ਹੋਰਨਾਂ ਨੇ ਜਾ ਕੇ ਰੁਕਮੀ ਨੂੰ ਚੁਕ ਲਿਆ ਅਤੇ ਉਸ ਰਹ 
ਸਸਕਾਰ _ਕੀਤਾ। _ਉਧਰ _ਰੁਕਮਨੀ ਦੌੜ _ਕੇ ਭਰਾਵਾਂ ਵਿਚ _(ਖੜੋ) ਗਈ ਅਤੇ ਜਾ ਕੇ 
ਸਮਝਾਇਆ ਕਿ ਤੁਸੀਂ ਇਨ੍ਹਾਂ ਨਾਲ ਕਿਸ ਲਈ ਯੁੱਧ _ਕੀਤਾ ਹੈ ਜਿਨ੍ਹਾਂ ਦੇ _ਬਰਾਬਰ _ਹੋਰ 
ਕੋਈ ਯੋਧਾ _ਨਹੀ _ਹੈ।੨੧੮੨। 


੬੯੪ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ/ 


ਤਿਨ ਯੌ ਸਯਾਮ ਸਮੋਧ ਕਰਾਯੋ। ਪੌਤ੍ਰ _ਬਧੂ ਲੈ _ਡੇਰਨ ਆਸਯੋ। 


ਸ੍ਯਾਮ ਕਥਾ ਹ੍ਹੈ ਹੈ ਮੈ ਕੈ ਹਉ। ਸ੍ਰੋਤਨ ਭਲੀ ਭਾਤਿ ਰਿਝਵੈ ਹਉ। ੨੧੮੩। 


/ਇਤ ਨੀ ਲੰਇਤ ਨਾਟਕ ਗੁੰਲੇਂ /ਉਸਨਾਵਤਾਨੇ ਪੰਤੂ _/ਨਆਹ 
ਰਕਆੰ ਲਹ _ਕਰਤ`__ਭਣੇ _/ਨ%/ਟ ਸਘਤਨ/ 


ਅਥ ਊਖਾ ਕੋ _ਬਿਆਹ ਕਥਨੰ। ਦਸ ਸੈ ਭੁਜਾ ਕੋ ਗਰਬੁ ਹਰਨ ਕਥਨੰ 


ਜਪਣ 
ਜਦੁਪਤਿ ਪੌਤ੍ਹ _ਬ੍ਯਾਹ ਘਰ _ਆਯੋ। _ਅਤਿ ਚਿਤਿ ਅਪਨੇ ਹਰਖ _ਬਢਾਯੋ। 
ਗਰਬ ਉਤੈ ਦਸ ਸੈ ਭੂਜ ਕੀਨੋ। ਮੈ ਬਰੁ ਮਹਾਰੁਦੂ ਤੇ ਲੀਨੋ। ੨੧੮੪। 


੭ਾਵੀੰਯਾ 
ਗਾਲ ਬਜਾਇ ਭਲੀ ਬਿਧਿ ਸੋ ਅਰੁ ਤਾਲ ਸਭੋ _ਸੈਗਿ ਹਾਥਨ ਦੀਨੋ। 
ਜੈਸੇ ਲਿਖੀ ਬਿਧਿ ਬੇਦ ਬਿਖੈ ਤਿਹ ਭੂਪ ਤਿਹੀ ਬਿਧਿ ਸੋ ਤਪੁ ਕੀਨੋ। 
ਜਗਿ ਕਰੇ ਸਭ ਹੀ ਬਿਧਿ ਪੂਰਬ ਕਉਨ ਬਿਧਾਨ ਬਿਨਾ ਨਹੀ ਹੀਨੋ। 
ਰੁਦੂ ਰਿਝਾਇ ਕਹਿਯੋ ਇਹ ਭਾਤਿ ਸੁ ਹੋ ਕੁਟਵਾਰ ਇਹੀ ਬਰੁ ਲੀਨੋ। ੨੧੮੫। 


ਰੁਦੂ ਜਬੈ _ਕੁਟਵਾਰ _ਕਯੋ ਤਬ _ਦੇਸਨਿ _ਦੇਸਨ ਧਰਮ _ਚਲਾਯੋ। 
ਪਾਪ ਕੀ ਬਾਤ ਗਈ ਛਪ ਕੈ ਸਭ ਹੀ ਜਗ ਮੈ ਜਸੁ ਭੂਪਤਿ ਛਾਯੋ। 
ਸਤਰ ਤ੍ਰਿਸੂਲ ਕੈ ਬਸਿ ਭਏ ਅਰਿ ਅਉਰ ਕਿਹੂੰ ਨਹਿ ਸੀਸ ਉਠਾਯੋ। 
ਲੋਗਨ ਤਉਨ ਸਮੈ ਜਗ ਮੈ ਕਬਿ ਸਯਾਮ ਭਨੈ ਅਤਿ ਹੀ ਸੁਖ ਪਾਯੋ। ੨੧੮੬। 


ਰੁਦੂ ਪ੍ਰਤਾਪ ਭਏ ਅਰਿ ਬਸਿ _ਕਿਹੂੰ ਅਰਿ ਆਨ ਨ ਸੀਸ ਉਠਾਯੋ। 
ਕਰਿ ਲੈ ਕਬਿ ਸ੍ਯਾਮ ਭਨੈ ਅਤਿ ਹੀ ਇਹ ਪਾਇਨ ਊਪਰ ਸੀਸ ਝੁਕਾਯੋ। 
ਭੂਪ ਨ ਰੰਚਕ ਬਾਤ ਲਈ ਇਹ ਪਉਰਖ ਮੇਰੋ _ਈ ਹੈ ਲਖਿ ਪਾਯੋ। 
ਪਉਰਖ ਭਯੋ ਭੁਜਦੰਡਨ ਰੁਦੂ ਤੇ ਜੁਧ ਹੀ ਕੋ _ਬਰੁ _ਮਾਗਨ _ਧਾਯੋ। ੨੧੮੭। 


ਸਰਨਾ 
ਮੂਰਖ ਲਹਿਯੋ ਨ ਭੇਦੁ ਜੁਧੁ ਚਹਨਿ ਸਿਵ ਧੈ ਚਲਿਯੋ। 
ਕਰਿ ਬਿਰਥਾ ਸਭ ਖੇਦਿ ਜਿਵ ਰਵਿ ਤਪ ਬਾਰੂ ਤਪੈ। ੨੧੮੮। 


ਕ੍ਰਿਸਨਾਵਤਾਰ ੬੯੫ 


ਜਪਣ 
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸਮਝਾਇਆ ਅਤੇ ਪੌਤਰੇ ਦੀ ਵਹੁਟੀ ਲੈ ਕੇ 
(ਆਪਣੇ) ਡੇਰੇ ਵਚ ਆ ਗਏ। ਸ੍ਰੀ ਕ੍ਰਿਸ਼ਨ ਦੀ ਜਿਸ ਤਰ੍ਹਾਂ ਦੀ ਕਥਾ ਹੋਵੇਗੀ, ਮੈਂ ਕਹਾਂਗਾ 
ਅਤੇ _ ਸਰੋਤਿਆਂ _ ਨੂੰ ਚੰਗੀ _ਤਰ੍ਹਾਂ _ਰਿਝਾਵਾਂਗਾ।੨੧੮੩। 
/ਟਲੋੇ ਹਾੰ ਲਤ _ਨਾਟਕਾ ਕੂੱਥ ਦੇ ਨੈਸ਼ਨਾਵਤਾਰ ਦਾ ਘੱਤਨੇ ਦੇ /ਵੇਆਹਾ 
%ਤੇ ਰਕਆੰ ਦੇ ਲਧ ਵਾਲਾ _ਆਨ%/ਟ _ਨਆਪਤ/ 
ਹੁਣ ਉਖਾ ਦੇ ਵਿਆਹ ਦਾ ਕਥਨ ਅਤੇ ਦਸ ਹਜ਼ਾਰ _ਭੁਜਾਵਾਂ ਵਾਲੇ 
ਦਾ ਗਰਬ ਨਸ਼ਟ ਕਰਨ ਦਾ ਕਥਨ 
ਚੱਪਣ/ 
ਜਦ ਸ੍ਰੀ ਕ੍ਰਿਸ਼ਨ ਪੋਤਰੇ ਨੂੰ ਵਿਆਹ ਦੇ ਘਰ ਪਰਤ ਆਏ (ਤਾਂ ਉਨ੍ਹਾਂ ਨੇ) ਆਪਣੇ 
ਮਨ ਵਿਚ _ਬਹੁਤ ਆਨੰਦ _ਵਧਾ ਲਿਆ _ਸੀ। _ਉਧਰ _ਹਜ਼ਾਰ _ਬਾਂਹਵਾਂ _ਵਾਲੇ _(ਸਹਸੂਬਾਹੂ) 
ਨੇ _(ਮਨ ਵਿਚ) ਅਭਿਮਾਨ ਕੀਤਾ ਕਿ ਮੈਂ ਮਹਾ ਰੁਦੁ ਪਾਸੋਂ _ਵਰ _ਲਿਆ ਹੋਇਆ 
ਹੰ।੨੧੮੪। 


ਨੇ 

ਕੋਈ ਵੀ _ਬਿਧਾਨ ਤੋਂ ਬਿਨਾ ਨਹੀਂ ਕੀਤਾ, (ਜਿਸ _ਕਰ ਕੇ _ਕੋਈ ਵੀ) ਨਿਸਫਲ (ਨ 
ਨੂੰ ਪ੍ਰਸ਼ਨ ਕਰ ਕੇ ਇਸ ਤਰ੍ਹਾਂ ਕਿਹਾ--'ਹੋ _ਕੁਟਵਾਰ” (ਤੁਸੀਂ ਮੇਰੇ ਕੋਤਵਾਲ 

ਬਣੋ), _(ਰਾਜੇ ਨੇ) ਇਹੀ _ ਵਰ _ ਲਿਆ।੨੧੮੫। 
ਨੂੰ (ਆਪਣਾ) _'ਕੁਟਵਾਰ” _ਕਰ ਲਿਆ, _ਤਦ ਦੇਸ _ਦੇਸਾਂਤਰਾਂ 
ਦਾ ਪ੍ਰਚਾਰ ਸ਼ੁਰੂ _ਕਰ _ਦਿੱਤਾ। ਪਾਪ ਦੀ ਗੱਲ ਲੁਕ _ਗਈ ਅਤੇ ਸਾਰੇ _ਹੀ 
ਰਾਜੇ ਦਾ ਯਸ਼ ਪਸਰ _ਗਿਆ। (ਸਾਰੇ) ਵੈਰੀ ਤ੍ਰਿਸ਼ੂਲ ਦੇ ਵਸ ਹੋ ਗਏ ਅਤੇ 
ਹੋਰ ਕਿਸੇ (ਵੈਰੀ) ਨੇ ਸਿਰ ਨਹੀਂ ਚੁਕਿਆ। ਕਵੀ ਸ਼ਿਆਮ ਕਹਿੰਦੇ ਹਨ, ਉਸ ਸਮੇਂ ਲੋਕਾਂ 


ਰੁਦੂ ਦੇ ਪੁਤਾਪ ਨਾਲ ਸਾਰੇ ਵੈਰੀ ਵਸ ਵਿਚ ਹੋ ਗਏ, ਹੋਰ ਕਿਸੇ ਵੈਰੀ ਨੇ ਸਿਰ 
ਕਵੀ ਸ਼ਿਆਮ ਕਹਿੰਦੇ ਹਲ, (ਵੱਡੇ ਵੌਡੇ ਰਾਜਿਆਂ ਨੇ) ਬਹੁਤ ਸਾਰਾ “ਕਰ? 
ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ ਹੈ। ਰਾਜੇ ਨੇ ਇਹ ਗੱਲ ਜ਼ਰਾ ਜਿੰਨੀ ਵੀ 
ਇਹ ਸ਼ਕਤੀ ਉਸ ਦੀ ਨਹੀਂ ਹੈ), ਸਗੋਂ ਉਸ ਨੇ ਸਾਰੀ ਸ਼ਕਤੀ ਨੂੰ ਆਪਣਾ 
ਲਿਆ। ਉਸ ਦੀਆਂ ਭੁਜਾਵਾਂ ਵਿਚ _ਬਹੁਤ _ਬਲ ਹੋ ਗਿਆ (ਤਾਂ) ਰੁਦੂ ਕੋਲੋਂ 
ਵਰ ਮੰਗਣ _ ਲਈ _ ਤੁਰ _ ਪਿਆ।੨੧੮੭। 


ਮੂਰਖ ਨੇ ਭੇਦ ਨ ਸਮਝਿਆ ਅਤੇ ਯੁੱਧ _ਦੀ ਇੱਛਾ ਲੈ ਕੇ ਸ਼ਿਵ ਕੋਲ ਗਿਆ। 
ਸਾਰੀ ਤਪਸਿਆ ('ਖੇਦ”) ਨੂੰ ਵਿਅਰਥ _ਕਰ _(ਦਿੱਤਾ) ਜਿਵੇਂ ਸੂਰਜ _ਦੇ _ਤਪਿਆਂ ਰੇਤ ਵੀ 
ਤਪ ਜਾਂਦੀ _ਹੈ।੨੧੮੮। 


੬੯੬ 


ਸੀ _ਦਸਮ-ਗ੍ਰੰਥ _ਸਾਹਿਬ 


/ਉਪ ਭਾਲ ਰਦੁ ਮੱ 
ਸ਼ਾਵੰਯਾ 
ਸੀਸ ਨਿਵਾਇ ਕੈ ਪ੍ਰੇਮ ਬਢਾਇ ਕੈ ਯੌ ਨ੍ਰਿਪ ਰੁਦੂ ਸੋ ਬੈਨ ਸੁਨਾਵੈ। 
ਜਾਤ ਹੋ ਹਉ ਜਿਹ ਸਤ੍ਰ ਪੈ ਰੁਦੂ ਜੂ ਕੋਊ ਨ ਆਗੇ ਤੇ ਹਾਥ ਉਠਾਵੈ। 
ਤਾ ਤੇ ਅਯੋਧਨ ਕਉ ਹਮਰੋ ਕਬਿ ਸ੍ਯਾਮ ਕਹੈ ਮਨੂਆ ਲਲਚਾਵੈ। 
ਚਾਹਤ ਹੋ ਤੁਮ ਤੇ ਬਰੁ ਆਜ ਕੋਊ ਹਮਰੇ ਸੈਗ ਜੂਝ ਮਚਾਵੈ। ੨੧੮੯। 


ਰਹ ਭਾਲ ਨੱਪ ਸੋਂ 
ਦੱਖਣ? 
ਯੌ ਸੁਨਿ ਕੇ ਸਿਵ ਕ੍ਰੋਧ ਬਢਾਯੋ। ਯੌ_ਕਹਿ ਕੈ ਤਿਹ ਬਚਨ ਸੁਨਾਯੋ। 
ਜਬੈ ਧੁਜਾ ਤੁਮਰੀ ਗਿਰ ਪਰਿ_ਹੈ। ਤਬੈ ਸੂਰ ਕੋਊ ਤੁਮ ਸੰਗ ਲਰਿ ਹੈ। ੨੧੯॥। 


ਸ਼ਵੰਯਾ 
ਹ੍ੈ ਕਰਿ ਕ੍ਰੋਧ ਜਬੈ ਸਿਵ ਜੂ ਤਿਹ ਭੂਪਤਿ ਕੋ ਤਿਨ ਬੈਨ ਸੁਨਾਯੋ। 
ਭੂਪ ਲਖਿਯੋ ਨਹਿ ਭੇਦ ਕਛੂ ਸੁ ਲਖਿਯੋ ਚਿਤ ਚਾਹਤ ਹੋ ਸੋਊ ਪਾਯੋ। 
ਬਾਗੇ ਕੇ ਭੀਤਰ ਫੂਲਿ ਗਯੋ ਭੁਜ ਦੰਡਨ ਕੋ ਅਤਿ ਓਜ ਜਨਾਯੋ। 
ਯੌ _ਦਸ ਸੈ ਭੁਜ ਸ੍ਯਾਮ ਕਹੈ ਅਤਿ ਆਨੰਦ ਸੋ ਫਿਰਿ ਮੰਦਿਰ ਆਯੋ। _੨੧੯੧। 


ਏਕ ਹੁਤੀ ਦੁਹਤਾ ਤਿਹ ਕੀ ਤਿਹ ਸੋਤਿ ਨਿਸਾ ਸੁਪਨੋ ਇਕੁ ਪਾਯੋ। 

ਮੈਨ ਸੋ ਰੂਪ ਅਨੂਪ ਸੀ ਮੂਰਤਿ ਸੋ ਇਹ ਕੇ ਚਲਿ ਮੰਦਿਰ ਆਯੋ। 

ਭੋਗ ਕੀਯੋ ਤਿਹ ਸੋ ਮਿਲਿ ਕੈ ਇਨਿ ਚਿਤ ਬਿਖੈ ਅਤਿ ਹੀ ਸੁਖ ਪਾਯੋ। 

ਚਉਕ ਪਰੀ ਨਹੀ ਪੀਯ _ਪਿਖਿਯੋ ਕਬਿ _ਸ੍ਯਾਮ ਕਹੈ ਤਿਨ ਸੋਕ _ਜਨਾਯੋ। _੨੧੯੨। 


ਜਾਗਤਿ ਹੀ _ਬਿਰਲਾਪ ਕੀਓ ਅਤਿ ਹੀ ਚਿਤਿ ਸੋਕ ਕੀ ਬਾਤ ਜਨਾਈ। 
ਅੰਗਨ ਮੈ _ਡਗਰੀ ਸੀ ਫਿਰੈ ਪਤਿ ਕੀ ਕਰਿ ਕੈ ਮਨ ਮੈ ਦੁਚਿਤਾਈ। 

ਪ੍ਰੇਤ ਲਗਿਯੋ_ਕਿਧੌ ਪ੍ਰੀਤ ਲਗੀ ਕਿ ਕਛੂ ਅਬ ਯਾ _ਠਗਮੂਰੀ ਸੀ ਖਾਈ। 
ਭਾਖਤ ਭੀ ਸਖੀ ਮੋ ਕਉ ਅਬੈ ਮੇਰੋ ਦੈ ਗਯੋ ਪ੍ਰੀਤਮ ਆਜ ਦਿਖਾਈ। ੨੧੯੩। 


ਏਤੀ ਹੀ ਕੈ ਬਤੀਯਾ ਮੁਖ ਤੇ ਗਿਰ ਭੂ ਪੈ ਪਰੀ ਸਭ ਸੁਧਿ ਭੁਲਾਈ। 
ਯੌ _ਬਿਸੰਭਾਰ ਪਰੀ ਧਰਨੀ ਕਬਿ _ਸ੍ਯਾਮ ਭਨੈ ਮਨੋ _ਨਾਗਿਨ ਖਾਈ। 
ਮਾਨਹੁ ਅੰਤ ਸਮੇਂ ਪਹੁਚਿਯੋ ਇਹ ਦੈ ਗਯੋ ਪ੍ਰੀਤਮ ਸੋਤਿ ਦਿਖਾਈ। 
ਤਉ ਲਗਿ ਚਿਤੁ ਰੇਖਾ ਜੁ ਹੁਤੀ ਸੁ ਸਖੀ ਇਹ ਕੀ ਇਹ ਕੇ ਢਿਗਿ ਆਈ। ੨੧੯੪। 


ਕ੍ਰਿਸਨਾਵਤਾਰ ੬੯੭ 


ਰਾਲੇ ਨੇ ਰਦੁ ਨੂੰ /ਨੈਹਾ-- 
੭ਾਵੰਯ੍ਾ 

ਰਾਜੇ ਨੇ ਸਿਰ ਨਿਵਾ ਕੇ ਅਤੇ ਪ੍ਰੇਮ ਨੂੰ ਵਧਾ ਕੇ, ਰੁਦੂ ਨੂੰ ਇਸ ਤਰ੍ਹਾਂ ਬਚਨ (ਕਹਿ) 
ਸੁਣਾਏ। ਹੇ ਰੁਦੁ ਜੀ! ਮੈਂ ਜਿਸ ਵੈਰੀ ਉਤੇ (ਹੱਲਾ ਕਰ ਕੇ) ਜਾਂਦਾ ਹਾਂ, ਅਗੋਂ 


ਕੋਈ ਵੀ 
ਹੱਥ ਨਹੀਂ ਚੁਕਦਾ। ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ ਯੁੱਧ ਕਰਨ ਲਈ ਮੇਰਾ ਮਨ 
ਬਹੁਤ _ਲਲਚਾ _ਰਿਹਾ ਹੈ। ਅਜ ਮੈਂ ਤੁਹਾਡੇ ਤੋਂ ਇਹ ਵਰ ਚਾਹੁੰਦਾ ਹਾਂ ਕਿ ਕੋਈ ਮੇਰੇ 
ਨਾਲ ਯੁੱਧ ਮਚਾਵੇ।੨੧੮੯। 

ਰਦੂ ਨੇ ਰਾਲੇ ਨੂੰ /ਨਹਾ-- 

ਚੱਪਣ/ 


ਸੁਣਾਏ। ਜਦੋਂ ਤੇਰੀ _ਧੁਜਾ (ਝੰਡਾ) ਡਿਗ ਪਵੇਗੀ, _ਤਦੋਂ ਕੋਈ _ੋਧਾ 


੭ਾਵੰਯ੍ਾ 

ਹੋ ਕੇ ਜਦੋਂ ਸ਼ਿਵ ਨੇ ਉਸ ਰਾਜੇ ਨੂੰ ਉਹ ਬਚਨ (ਕਹਿ ਕੇ) ਸੁਣਾਏ-- 
ਇਸ ਦਾ ਭੇਦ ਨ ਸਮਝਿਆ। ਇਹੀ ਸਮਝਿਆ ਕਿ (ਜੋ) ਚਿਤ ਵਿਚ ਚਾਹੁੰਦਾ 
ਪਾ ਲਿਆ ਹੈ। (ਆਪਣੇ) ਬਸਤ੍ਰਾਂ ਦੇ _ਅੰਦਰ (ਖੁਸ਼ੀ ਨਾਲ) ਫੁਲ ਗਿਆ ਅਤੇ 
ਭੁਜਾਵਾਂ ਦਾ ਬਹੁਤ _ਬਲ _ਜਣਾਉਣ _ਲਗਿਆ। (ਕਵੀ) ਸ਼ਿਆਮ _ਕਹਿੰਦੇ ਹਨ, _ਇਸ ਤਰ੍ਹਾਂ 


< 


ਹਜ਼ਾਰ _ਭੁਜਾਵਾਂ ਵਾਲਾ _ ਬਹੁਤ _ਆਨੰਦਿਤ ਹੋ _ਕੇ _ਘਰ ਨੂੰ ਪਰਤ _ਆਇਆ।੨੧੯੧। 


ਇਸ ਦੇ ਘਰ ਵਿਚ ਆਇਆ ਹੈ। ਉਸ ਨਾਲ ਮਿਲ ਕੇ ਇਸ ਨੇ ਬਹੁਤ ਭੋਗ ਕੀਤਾ ਅਤੇ 
ਚਿਤ ਵਿਚ ਬਹੁਤ ਸੁਖ ਪ੍ਰਾਪਤ _ਕੀਤਾ। ਕਵੀ ਸ਼ਿਆਮ ਕਹਿੰਦੇ ਹਨ, (ਉਹ) ਚੌਂਕ ਕੇ (ਉਠ) 
ਬੈਠੀ, (ਪਰ) ਪ੍ਰਿਯ ਨੂੰ ਨ ਵੇਖ ਕੇ ਉਸ ਨੇ ਸੋਗ ਮੰਨਾਇਆ।੨੧੯੨। 

ਜਾਗਦਿਆਂ ਹੀ (ਉਸ ਨੇ) ਵਿਰਲਾਪ ਸ਼ੁਰੂ _ਕਰ _ਦਿੱਤਾ _ਅਤੇ _ਚਿਤ _ਵਿਚ _ਗ਼ਮਗੀਨ 
ਹੋ _ਗਈ। ਵੇਹੜੇ _ਵਿਚ _ਪਗਲੀ ਜਿਹੀ _ਫਿਰਨ ਲਗ _ਪਈ _ਅਤੇ _ਮਨ ਵਿਚ _ਪਤੀ ਲਈ 
(ਦੁਬਿਧਾ) _ਕਰਨ _ਲਗੀ। _ਭੂਤ _ਚੰਬੜ _ਗਿਆ ਹੈ ਜਾਂ ਪ੍ਰੀਤ ਲਗ _ਗਈ ਹੈ ਜਾਂ 
ਕੋਈ _ਠਗਮੂਰੀ ਜਿਹੀ ਖਾ ਲਈ ਹੈ। _ਕਹਿਣ ਲਗੀ -- ਹੇ ਸਖੀ! ਅਜ ਮੈਨੂੰ ਹੁਣੇ 
ਮੇਰਾ ਪ੍ਰੀਤਮ _ਦਿਖਾਈ _ਦੇ _ਗਿਆ _ਹੈ।੨੧੯੩। 
ਮੂੰਹੋਂ ਇੰਨੀ ਗੱਲ _ਕਹਿ _ਕੇ ਧਰਤੀ ਉਤੇ ਡਿਗ _ਪਈ ਅਤੇ _ਸਾਰੀ _ਸੁੱਧ-ਬੁੱਧ ਭੁਲਾ 
ਦਿੱਤੀ। ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ _ਬੇਸੁਧ ਹੋ_ ਕੇ ਧਰਤੀ ਉਤੇ ਡਿਗ ਪਈ, 
ਮਾਨੋ _ਸੌਂਪਣੀ ਨੇ ਡੰਗ _ਲਿਆ ਹੋਵੇ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇਸ ਦਾ ਅੰਤ ਸਮਾਂ 
ਆ ਗਿਆ ਹੋਵੇ (ਕਿਉਂਕਿ ਇਸ ਨੂੰ) ਪ੍ਰੀਤਮ _ਸੁਤਿਆਂ ਹੋਇਆ ਵਿਖਾਈ ਦੇ ਗਿਆ ਹੈ। 
ਇਤਨੇ ਤਕ, ਉਸ ਦੀ ਚਿਤ੍ਰਰੇਖਾ ਨਾਂ ਦੀ ਜੋ ਸਖੀ ਸੀ, ਉਸ ਪਾਸ ਆ ਗਈ। ੨੧੯੪। 


% 9 ਡ੍੍‌ 


੬੯੮ 


ਸੀ _ਦਸਮ-ਗ੍ਰੰਥ _ਸਾਹਿਬ 


ਦੱਖਣ? 
ਸਖਿਨ ਦਸਾਂ ਜਬ _ਯਾਹਿ ਸੁਨਾਈ। ਚਿਤ੍ਰ ਰੇਖ ਤਬ ਸੋਚ ਜਨਾਈ। 
ਇਹ ਜੀਏ ਜੀਯ ਹੋ ਨਹੀ ਮਰਿ ਹੋ। ਜਾਨਤ ਜਤਨੁ ਏਕ ਸੋਊ ਕਰਿ ਹੋ। ੨੧੯੫। 


ਜੋ ਸੈ ਨਾਰਦ ਸੋ ਸੁਨਿ ਪਾਯੋ। ਵਹੈ ਜਤਨੁ ਮੇਰੇ ਮਨਿ ਆਯੋ। 
ਜਤਨੁ ਆਜ ਸੋਊ ਮੈ ਕਰਿ ਹੋ। ਬਾਨਾਸੁਰ ਤੇ ਨੈਕੁ ਨ ਡਰਿ ਹੋ। ੨੧੯੬। 


ਨੱਥਾ ਭਾਲ /ਓਤੂਹ` ਲੋਥਾ ਸੱ 
ਦੰਹਰਾ 
ਆਤੁਰ ਹੂੈ ਤਿਹ ਕੀ ਸਖੀ ਤਿਹ ਕੋ _ਕਹਿਯੋ _ਸੁਨਾਇ। 
ਜੋ ਜਾਨਤ ਹੈ ਜਤਨ ਤੂ ਸੋ ਅਬ ਤੁਰਤੁ ਬਨਾਇ। ੨੧੯੭। 
ਸ਼ਾਵੰਯਾ 
ਯੌ ਸੁਨਿ ਕੈ ਤਿਹ ਕੀ ਬਤੀਯਾ ਤਬ ਹੀ ਇਹ ਚਉਦਹ ਲੋਕ ਬਨਾਏ। 


ਜੀਵ _ਜਨਾਵਰ ਦੇਵ ਨਿਸਾਚਰ _ਭੀਤ ਕੇ ਬੀਚ ਲਿਖੇ ਚਿਤ ਲਾਏ। 
ਅਉਰ ਸਭੈ ਰਚਨਾ ਜਗ ਹੂ ਕੀ ਲਿਖੀ ਕਹਿ ਲਉ ਕਬਿ ਸ੍ਯਾਮ ਸੁਨਾਏ। 


ਤਉ ਇਹ ਆਇ ਸਮੁਛਤ ਕੈ ਬਬਹੀਆ ਗਹਿ ਯਾ ਸਭ ਹੀ ਦਰਸਾਏ। ੨੧੯੮। 


ਜਉ ਬਹੀਆ ਗਹਿ ਕੈ ਇਹ ਕੀ ਉਨ ਚਿਤ੍ਰ ਸਭੈ ਇਹ ਕਉ ਦਰਸਾਏ। 
ਦੇਖਤਿ _ਦੇਖਤਿ ਗੀ ਤਿਹ ਨਾ ਜਹ ਦ੍ਰਾਰਵਤੀ ਬ੍ਰਿਜਨਾਥ _ਬਨਾਏ। 

ਸੰਬਰ ਕੋ ਅਰਿ ਥੋ_ਜਿਹ ਠਉਰ ਲਿਖਿਯੋ ਇਹ ਤਾ ਪਿਖਿ ਨੈਨ ਨਿਵਾਏ। 

ਤਾ ਸੂਅ ਦੇਖਿ ਕਹਿਯੋ ਇਹ ਭਾਤਿ ਸਹੀ ਮੇਰੇ ਪ੍ਰੀਤਮ ਏ ਸਖੀ ਪਾਏ। ੨੧੯੯। 


ਚੱਪਣਾ/ 
ਕਹਿਯੋ ਸਖੀ ਅਬ _ਢੀਲ ਨ ਕੀਜੈ। ਪ੍ਰੀਤਮ ਮੁਹਿ ਮਿਲਾਇ ਕੈ ਦੀਜੈ। 
ਜਬ _ਸਜਨੀ ਇਹ ਕਾਰਜ ਕੈ ਹੋ। ਜੀਵ ਦਾਨ ਤਬ ਮੋਕਹ ਦੈ ਹੋ। ੨੨00। 


ਮਾਵੀਲ” 
ਯੋ _ਬਤੀਯਾ ਸੁਨਿ ਕੈ ਭਈ ਚੀਲ ਚਲੀ ਉਡਿ ਦ੍ਰਾਰਵਤੀ ਮਹਿ ਆਈ। 
ਪੌਤ੍ਹ ਹੁਤੋ ਜਿਹ ਸ੍ਯਾਮ ਜੂ ਕੋ ਛਪਿ ਸ੍ਯਾਮ ਭਨੈ ਤਿਹ ਬਾਤ _ਸੁਨਾਈ। 
ਏਕ ਤ੍ਰੀਯਾ ਅਟਕੀ ਤੁਮ ਪੈ_ਤੁਹਿ ਲ੍ਯਾਇਬੇ ਕੇ ਹਿਤ ਹਉ ਹੂ ਪਠਾਈ। 
ਤਾ ਤੇ ਚਲੋ ਤਹ ਬੇਗ ਬਲਾਇ ਲਿਉ ਮੇਟਿ ਸਭੈ ਚਿਤ ਕੀ ਦੁਚਿਤਾਈ। ੨੨0੧। 


ਕ੍ਰਿਸਨਾਵਤਾਰ ੬੯੯ 


ਚੱਪਲ? 

ਜਦ _ਉਸ ਨੇ ਸਖੀ ਨੂੰ ਹਾਲਤ ਸੁਣਾਈ, ਤਦ _ਚਿਤ੍ਰਰੇਖਾ ਨੇ _ਵੀ ਚਿੰਤਾ _ਕੀਤੀ। 
(ਚਿਤ੍ਰੇਖਾ ਮਨ _ਵਿਚ _ਕਹਿਣ ਲਗੀ) ਜੇ ਇਹ ਜੀਵੇਗੀ (ਤਾਂ) ਮੈਂ _ਜੀਵਾਂਗੀ, ਨਹੀਂ ਤਾਂ 
ਮਰ _ ਜਾਵਾਂਗੀ। _(ਸੈਂ ਜੋ) ਯਤਨ _ (ਉਪਾਂ) ਜਾਣਦੀ ਹਾਂ, ਸੋ ਇਕ _ਕਰ ਕੇ ਵੇਖਦੀ 
ਹਾਂ।੨੧੯੫। 

ਜੋ ਮੈਂ ਨਾਰਦ ਕੋਲੋਂ ਸੁਣਿਆ ਹੋਇਆ ਸੀ, ਉਹੀ ਉਪਾ ਮੇਰੇ ਮਨ ਵਿਚ ਆਇਆ 
ਹੈ। ਅਜ ਮੈਂ ਉਹੀ ਉਪਾ _ਕਰਦੀ ਹਾਂ ਅਤੇ (ਇਸ ਦੇ ਪਿਤਾ) _ਬਾਣਾਸੁਰ ਤੋਂ ਬਿਲਕੁਲ 
ਨਹੀ” ਡਰਦੀ।੨੧੯੬। 
ਸ਼ ਨੰ /ਉਤ੍ੁਰਖਾ ਨੂੰ /ਹਾ-- 


ਦੰਹਰਾ 

ਉਸ ਦੀ ਸਖੀ ਨੇ ਆਤੁਰ ਹੋ ਕੇ ਉਸ ਨੂੰ ਕਹਿ ਕੇ ਸੁਣਾਇਆ ਕਿ ਤੂੰ ਜੋ ਉਪਾ 
ਜਾਣਦੀ ਹੈਂ, ਉਸ ਨੂੰ ਹੁਣੇ ਹੀ ਕਰ _ਲੈ।੨੧੯੭। 
੭ਾਵੀਯਾ 


ਉਸ ਦੀ ਗੌਲ ਸੁਣ ਕੇ ਉਸ ਨੇ ਉਸੇ ਵੇਲੇ ਚੌਦਾਂ ਲੋਕ ਬਣਾਏ। ਜੀਵ, ਜਾਨਵਰ, 
ਦੇਵਤੇ, _ਰਾਖਸ਼ _(ਆਦਿ _ਸਭ _ਦੇ ਸਰੂਪ) _ਦੀਵਾਰ _ਉਪਰ _ਲਿਖ _ਦਿੱਤੇ (ਅਰਥਾਤ _ਚਿਤਰ 
ਦਿੱਤੇ)। ਕਵੀ ਸ਼ਿਆਮ _ਕਿਥੋ _ਤਕ ਸੁਣਾਏ, ਹੋਰ _ਵੀ ਜਗਤ _ਦੀ ਸਾਰੀ _ਰਚਨਾ _ਲਿਖ 
ਦਿੱਤੀ। ਤਦ ਇਸ (ਚਿਤ੍ਰੇਖਾ) ਨੇ ਆ ਕੇ (ਉਸ ਨੂੰ) ਸਾਵਧਾਨ ਕੀਤਾ ਅਤੇ ਬਾਂਹ _ਪਕੜ 


ਕੇ _ਉਸ ਨੂੰ ਸਭ ਕੁਝ ਵਿਖਾ ਦਿੱਤਾ।੨੧੯੮। 
ਜਦ ਇਸ ਦੀ ਬਾਂਹ ਪਕੜ ਕੇ ਉਸ ਨੇ ਸਾਰੇ ਚਿਤਰ ਇਸ ਨੂੰ ਵਿਖਾ ਦਿੱਤੇ। (ਤਦ 
ਉਹ) ਵੇਖਦਿਆਂ ਵੇਖਦਿਆਂ ਉਸ ਥਾਂ ਤੇ ਪਹੁੰਚੀ ਜਿਥੇ _ਦੁਆਰਿਕਾ ਵਿਚ ਕ੍ਰਿਸ਼ਨ (ਦੀ 
। ਜਿਸ ਥਾਂ ਤੇ ਸੰਬਰ ਦੇ ਵੈਰੀ (ਅਨਰੁੱਧ) (ਦੀ ਸੂਰਤ) ਚਿਤਰੀ ਹੋਈ 
ਕੇ ਅੱਖਾਂ ਨੀਵੀਆਂ ਪਾ ਲਈਆਂ। ਤਾਂ (ਉਸ) ਸੂਰਤ ਨੂੰ ਵੇਖ ਕੇ ਇਸ 
ਤਰ੍ਹਾਂ ਕਿਹਾ--ਹੇ ਸਖੀ! ਇਹ ਮੇਰੇ ਸਹੀ ਪ੍ਰੀਤਮ ਹਨ (ਅਤੇ ਮੈਂ) ਪਾ ਲਏ _ਹਨ।੨੧੯੯। 


(ਉਸ ਨੇ) ਕਿਹਾ--ਹੇ ਸਖੀ! ਹੁਣ ਢਿਲ ਨ ਕਰੋ, ਮੈਨੂੰ ਪ੍ਰੀਤਮ ਮਿਲਾ ਕੇ _ਦਿਓ। 
ਹੇ ਸਖੀ! ਜਦ _ਤੂੰ (ਮੇਰਾ) _ਇਹ _ ਕਾਰਜ _ਕਰੇਂਗੀ, _ਤਦ _ ਤੂੰ ਮੈਨੂੰ ਜੀਵਨ _ਦਾਨ 
ਦੌਵੇ'ਗੀ।੨੨00। 


ਮਾਵੀਯ” 

(ਚਿਤ੍ੁਲੇਖਾ) ਇਹ ਗੱਲ ਸੁਣ ਕੇ ਇਲ ਬਣ ਗਈ ਅਤੇ 
ਦੁਆਰਿਕਾ ਵਿਚ ਪਹੁੰਚ _ਗਈ। (ਕਵੀ) ਸ਼ਿਆਮ ਕਹਿੰਦੇ ਹਨ, ਜਿਥੇ 
ਪੋਤਰਾ ਰਹਿੰਦਾ ਸੀ, ਲੁਕ _ਛਿਪ ਕੇ ਉਸ ਨੂੰ ਗੱਲ ਸੁਣਾ ਦਿੱਤੀ। 
ਉਤੇ ਮੋਹਿਤ ਹੋ ਗਈ ਹੈ ਅਤੇ ਤੁਹਾਨੂੰ ਲਿਆਉਣ ਲਈ ਮੈਨੂੰ 
ਉਥੇ _ ਛੇਤੀ _ਨਾਲ _ਚਲੋ। _ਬਲਿਹਾਰੇ _ਜਾਵਾਂ, (ਤੁਸੀਂ) ਮਨ _ਦੀ 
ਦਿਓ।੨੨0੧। 


200 


ਸੀ _ਦਸਮ-ਗ੍ੰਥ _ਸਾਹਿਬ 


ਬੈਠ ਸੁਨਾਇ ਕੈ ਸ੍ਯਾਮ _ਭਨੈ ਤਿਹ ਆਪਨੋ ਰੂਪ _ਪ੍ਰਤਛ _ਦਿਖਾਯੋ। 
ਜੋ ਤੀਯ ਮੋ ਪਰ ਹੈ ਅਟਕੀ ਤਿਹ ਜਾਇ ਪਿਖੋਂ ਮਨੁ _ਯਾਹਿ_ਲੁਭਾਯੋ। 
ਖੈਚ ਨਿਖੰਗ ਕਸਿਯੋ ਕਟਿ ਸੋ ਧਨੁ ਲੈ ਚਲਿਬੇ ਕਹੁ ਸਾਜ ਬਨਾਯੋ। 
ਦੂਤੀ ਕੋ ਸੰਗ ਲਏ ਅਪਨੇ ਇਹ ਤਾ ਤ੍ਰੀਅ ਲਿਆਵਨ ਕਾਜ _ਸਿਧਾਯੋ। _੨੨0੨। 


ਦੰਹਰਾ 
ਸੰਗ ਲਯੋ _ਅਨਰੁਧ ਕੋ _ਦੂਤੀ ਹਰਖ _ਬਢਾਇ। 
ਊਖਾ ਕੋ_ਪੁਰ ਥੋ ਜਹਾ ਤਹਾ ਪਹੂਚੀ ਆਇ। ੨੨0੩। 
ਡਰਨਾ 
ਤੀਅ ਪੀਅ ਦਯੋ ਮਿਲਾਇ ਚਤੁਰ ਤ੍ਰੀਅ ਕਰਿ _ਚਤੁਰਤਾ। 
ਕੀਯੋ ਭੋਗ ਸੁਖ ਪਾਇ ਊਖਾ ਅਰੁ _ਅਨਰੁਧ _ਮਿਲ। ੨੨0੪। 


ਹਾਵੀੰਯ” 
ਚਾਰਿ ਪ੍ਰਕਾਰ ਕੋ ਭੋਗ ਕੀਓ ਨਰ ਨਾਰਿ ਹੁਲਾਸ ਹੀਯੈ ਮੈ ਬਢੈ ਕੈ। 
ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ। 
ਬਾਤ ਕਹੀ ਅਨਰੁਧ ਕਛੂ _ਮੁਸਕਾਇ ਤ੍ਰੀਆ ਸੰਗ ਨੈਨ ਨਚੈ ਕੈ। 
ਜਿਉ ਹਮਰੀ ਤੁਮ ਹੁਇ ਰਹੀ ਸੁੰਦਰਿ ਤਿਉ ਹਮ ਹੂ ਤੁਮਰੇ ਰਹੈ ਹ੍ਹੋ ਕੈ। ੨੨0੫। 


ਬਚੁ ਦਾਨ ਦਯੋ ਮੁਹਿ ਰੁਦੂ ਵਹੈ ਪੁਗਟਿਯੋ ਚਿਤ ਮੈ ਸੁ`ਜਨਾਯੋ। 


ਯੌ _ਨ੍ਰਿਪ ਬਾਤ ਚਲਿਯੋ ਸੁਨਿ ਕੈ ਅਪਨੇ ਚਿਤ ਮੈ ਅਤਿ ਰੋਸ ਬਢਾਯੋ। ੨੨0੬। 


ਆਵਤ ਹੀ ਕਰਿ ਸਸਤ _ਸੰਭਾਰਤ ਕੋਪ ਭਯੋ ਚਿਤਿ ਰੋਸ ਬਢਾਯੋ। 
ਕਾਨ੍ਹ ਕੇ ਪੌਤ੍ਹ ਸੋ _ਸ੍ਯਾਮ ਭਨੈ ਦੁਹਿਤਾ ਹੂ ਕੇ ਮੰਦਰਿ ਜੁਧੁ ਮਚਾਯੋ। 


ਹੁਇ ਬਿਸੰਭਾਰ ਪਰਿਯੋ ਜਬ ਸੋ ਤਬ ਹੀ ਇਹ ਕੇ ਕਰਿ ਭੀਤਰ ਆਯੋ। 
ਨਾਦ ਬਜਾਇ _ਦਿਖਾਇ ਸਭੋ ਬਲੁ ਲੈ ਇਹ ਕੋ ਨ੍ਰਿਪ ਧਾਮਿ ਸਿਧਾਯੋ। ੨੨0੭। 


ਕਾਨ੍ਹ ਕੇ ਪੌਤ੍ਰ ਕੋ ਬਾਧ ਕੈ ਭੂਪ ਫਿਰਿਯੋ ਉਤ ਨਾਰਦ ਜਾਇ ਸੁਨਾਈ। 

ਕਾਨ੍ਹ ਚਲੋ ਉਠਿ ਬੈਠੇ ਕਹਾ ਅਪੁਨੀ ਜਦੁਵੀ ਸਭ ਸੈਨ _ਬਨਾਈ। 

ਯੌ ਸੁਨਿ ਸ੍ਯਾਮ ਚਲੇ _ਬਤੀਯਾ ਅਪੁਨੇ ਚਿਤ ਮੈ ਅਤਿ ਕਰੋਧ ਬਢਾਈ। 
ਸਸਤ੍ਰ _ਸੰਭਾਰਿ ਸਭੈ ਰਿਸ ਸੋ ਜਿਨ ਕੋ ਅਸ ਤੇਜੁ ਲਖਿਯੋ ਨਹਿ ਜਾਈ। ੨੨0੮। 


ਕ੍ਰਿਸਨਾਵਤਾਰ 70੧ 


(ਕਵੀ) ਸ਼ਿਆਮ ਕਹਿੰਦੇ ਹਨ, (ਚਿਤ੍ਰਰੇਖਾ ਨੇ ਇਹ) ਬੋਲ ਸੁਣਾ ਕੇ ਉਸ ਨੇ ਆਪਣਾ 
ਰੂਪ ਪ੍ਰਤੱਖ ਕਰ ਕੇ ਵਿਖਾ ਦਿੱਤਾ। ਇਸ (ਅਨਰੁੱਧ) ਦੇ ਮਨ ਵਿਚ ਲੋਚਾ ਪੈਦਾ ਹੋਈ ਕਿ ਜੋ 
ਇਸਤਰੀ ਮੇਰੇ ਉਤੇ ਮੋਹਿਤ ਹੋ ਗਈ ਹੈ, ਉਸ ਨੂੰ ਜਾ ਕੇ ਵੇਖਾਂ। ਉਸ ਨੇ ਭੱਥਾ ਲੈ ਕੇ ਲਕ 
ਨਾਲ ਕਸ ਕੇ ਬੰਨ੍ਹ ਲਿਆ, ਧਨੁਸ਼ ਲੈ ਕੇ ਉਸ ਨੇ ਚਲਣ ਦੀ ਤਿਆਰੀ ਕਰ ਲਈ ਅਤੇ 
ਦੂਤੀ ਨੂੰ ਆਪਣੇ ਨਾਲ ਲੈ ਕੇ ਉਸ ਇਸਤਰੀ ਨੂੰ ਲਿਆਉਣ ਲਈ ਤੁਰ _ਪਿਆ।੨੨0੨। 


ਦੂਤੀ ਨੇ ਆਨੰਦ ਨੂੰ ਵਧਾ ਕੇ _ਅਨਰੁੱਧ ਨੂੰ _ਨਾਲ ਲੈ _ਲਿਆ। ਜਿਥੇ ਊਖਾ ਦਾ ਨਗਰ 
ਸੀ, ਉਥੇ _ਆ ਪਹੁੰਚੀ।੨੨0੩। 
ਸਰਨਾ 

(ਉਸ) ਚਤੁਰ ਇਸਤਰੀ ਨੇ ਸਿਆਣਪ ਨਾਲ ਇਸਤਰੀ ਅਤੇ (ਉਸ ਦੇ) ਪ੍ਰਿਯ ਨੂੰ 
ਮਿਲਾ ਦਿੱਤਾ। ਉਖਾ ਅਤੇ ਅਨਰੁੱਧ ਨੇ ਮਿਲ ਕੇ ਭੌਗ ਵਿਲਾਸ ਕੀਤਾ ਅਤੇ ਸੁਖ 
ਪਾਇਆ।੨੨0੪। 
ਮਾਵੀਲ” 

(ਉਨ੍ਹਾਂ ਦੋਹਾਂ) ਨਰ ਨਾਰੀ ਨੇ ਹਿਰਦੇ ਵਿਚ ਆਨੰਦ ਨੂੰ ਵਧਾ ਕੇ ਚਾਰ ਪ੍ਰਕਾਰ ਦੇ 
ਭੋਗ ਕੀਤੇ। (ਸ਼ਿਆਮ) ਕਵੀ ਕਹਿੰਦੇ ਹਨ ਕਿ ਕੋਕ ਸ਼ਾਸਤਰ ਵਿਚ (ਭੋਗ ਕਰਨ ਦੇ) ਜਿਤਨੇ 
ਆਸਨ (ਲਿਖੇ ਹਨ), _ਉਹ ਸਾਰੇ ਇਨ੍ਹਾਂ ਨੇ _ਕੀਤੇ। ਕੁਝ ਕੁ ਹਸ ਕੇ ਅਤੇ ਅੱਖਾਂ ਮਟਕਾ 
ਕੇ _ਅਨਰੁੱਧ ਨੇ ਇਸਤਰੀ _(ਉਖਾਂ) ਨਾਲ (ਇਹ) _ਗੌਲ _ਕੀਤੀ--ਹੇ ਸੁੰਦਰੀ! ਜਿਵੇਂ ਤੂੰ ਮੇਰੀ 
ਹੋ ਰਹੀ ਹੈਂ, ਉਸ ਤਰ੍ਹਾਂ _ਮੈਂ ਵੀ ਤੁਹਾਡਾ ਹੋ ਰਿਹਾ _ਹਾਂ।੨੨0੫। 

ਰਾਜਾ _ਬਾਣਾਸੁਰ (ਸਹਸੂਬਾਹੁ) ਦੀ ਜੋ ਸੁੰਦਰ ਧੁਜਾ (ਝੰਡਾ) ਸੀ, ਉਹ _ਧਰਤੀ ਉਤੇ 
ਡਿਗ _ਪਿਆ ਅਤੇ ਰਾਜੇ ਨੇ ਵੇਖ ਲਿਆ। ਉਸ ਨੇ ਚਿਤ ਵਿਚ ਜਾਣ ਲਿਆ ਕਿ ਰੁਦੂ 
ਨੇ ਮੈਨੂੰ ਜੋ ਵਰਦਾਨ ਦਿੱਤਾ ਸੀ, _ਉਹ ਪ੍ਰਗਟ _ਹੋ__ਗਿਆ _ਹੈ। _ਉਤਨੇ _ਚਿਰ _ਵਿਚ ਕਿਸੇ 
ਇਕ ਨੇ ਆ ਕੇ ਕਹਿ ਦਿੱਤਾ ਕਿ ਤੇਰੀ ਪੁੱਤਰੀ ਦੇ ਭਵਨ ਵਿਚ ਕੋਈ (ਪੁਰਸ਼) ਆਇਆ 
ਹੈ। _ਰਾਜਾ ਇਹ ਗੱਲ ਸੁਣ ਕੇ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਚਲ 
ਗਿਆ।੨੨0੬। 

ਆਉਂਦਿਆਂ ਹੀ ਹੱਥ _ਵਿਚ ਸ਼ਸਤ੍ਰ _ਸੰਭਾਲ ਕੇ ਕ੍ਰੋਧਵਾਨ ਹੋਇਆ ਅਤੇ ਚਿਤ _ਵਿਚ 
ਰੋਸ ਵਧਾ _ਲਿਆ। (ਕਵੀ) ਸ਼ਿਆਮ _ਕਹਿੰਦੇ ਹਨ, ਪੁੱਤਰੀ ਦੇ ਭਵਨ ਵਿਚ ਸ੍ਰੀ ਕ੍ਰਿਸ਼ਨ 
ਦੇ ਪੋਤਰੇ ਨਾਲ ਯੁੱਧ _ਮਚਾਇਆ। ਜਦ _ਉਹ _(ਅਨਰੁੱਧ) ਬੇਹੋਸ਼ ਹੋ __ਕੇ ਧਰਤੀ ਉਤੇ ਡਿਗ 
ਹੀ ਇਸ ਦੇ ਹੱਥ ਵਿਚ ਆ ਗਿਆ। ਨਗਾਰੇ ਵਜਾ ਕੇ, ਸਾਰਿਆਂ ਨੂੰ (ਆਪਣਾ) 
ਕੇ, ਉਸ ਨੂੰ ਲੈ ਕੇ ਰਾਜਾ (ਆਪਣੇ) ਘਰ ਨੂੰ ਚਲਿਆ।੨੨0੭। 


ਕਰ 
ਵਿਚ _ਬਹੁਤ _ਕੋਧ _ਵਧਾ ਕੇ ਚਲ _ਪਏ। ਸਾਰਿਆਂ ਨੇ 
ਜਿਨ੍ਹਾਂ ਦੀਆਂ ਤਲਵਾਰਾਂ ਦਾ ਤੇਜ _ਝਲਿਆ ਨਹੀਂ ਸੀ 
ਜਾਂਦਾ।੨੨0੮। 


20੨ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰ” 
ਬਤੀਆ ਸੁਨਿ ਮੁਨਿ ਕੀ ਸਕਲ _ਜਦੁਪਤਿ ਸੈਨ _ਬਨਾਇ। 
ਜਹਿ ਭੂਪਤਿ ਕੋ ਪੁਰ ਹੁਤੋਂ ਤਹਿ ਹੀ ਪਹੁਚਿਯੋ ਆਇ। ੨੨0੯। 
ਮਾਵੀਯ” 
ਆਵਤ ਸ੍ਯਾਮ ਜੀ ਕੋ ਸੁਨਿ ਕੈ ਨ੍ਰਿਪ ਮੰਤਰ _ਪੁਛਿਯੋ ਤਿਨ ਮੰਤੂਨ ਦੀਨੋ। 
ਏਕ ਕਹੀ ਹਮ ਜੋ ਦੁਹਿਤਾ ਇਹ ਦੈ ਸੁ ਕਹਿਯੋ ਤੁਹਿ ਮਾਨਿ ਨ ਲੀਨੋ। 
ਮਾਗ ਲਯੋ_ਸਿਵ ਤੇ ਰਨ ਕੋ ਬਰੁ ਜਾਨਤ ਹੈ ਤੂ ਭਯੋ ਮਤਿ ਹੀਨੋ। 
ਛੋਰਿ ਹੋ ਦੈ ਕਰਿ ਕੇ ਕਰ ਅਜੁ ਸੁ ਸ੍ਹੀ ਬ੍ਰਿਜਨਾਥ ਇਹੈ ਪਨ ਕੀਨੋ। ੨੧੧0। 


ਮਾਨੋ ਤੋਂ ਬਾਤ ਕਹੋ _ਨ੍ਰਿਪ ਏਕ ਜੋ ਸੁਉਨਨ ਮੈ ਹਿਤ ਕੈ ਧਰੀਐ। 
ਦੁਹਿਤਾ ਅਨਰੁਧ ਕੋ ਲੈ ਅਪੁਨੇ ਸਗਿ ਸਯਾਮ ਕੇ ਪਾਇਨ ਪੈ ਪਰੀਐ। 
ਤੁਮਰੇ ਨ੍ਰਿਪ ਪਾਇ ਪਰੈ _ਸੁਨੀਐ ਨਹੀ ਸ੍ਯਾਮ ਕੇ _ਸੈਗਿ ਕਬੈ ਲਰੀਐ। 


ਅਰਿ ਹੋ ਨ ਜੋ ਸ੍ਯਾਮ ਭਨੈ ਹਰਿ ਸੋ ਭੂਅ ਪੈ ਤਬ ਰਾਜੁ ਸਦਾ ਕਰੀਐ। ੨੨੧੧। 


ਸੀ ਬ੍ਰਿਜ ਨਾਇਕ ਜੋ ਰਿਸ ਕੈ ਰਨ ਮੈ ਕਰਿ ਜੋ ਧਨੁ ਸਾਰੰਗ ਲੈ ਹੈ। 
ਕਉਨ ਬਲੀ ਪ੍ਰਗਟਿਯੋ ਭੂਅ ਪੈ ਤੁਮ ਹੂ ਨ ਕਹੋ ਬਲਿ ਜੋ _ਠਹਰੈ ਹੈ। 
ਜੋ ਹਠ ਕੈ ਭਿਰਿ ਹੈ ਤਿਹ ਸੋ ਤਿਹ ਕਉ ਛਿਨ ਮੈ ਜਮਲੋਕਿ ਪਠੈ ਹੈ। 
ਅਉਰ ਭੁਜਾ ਕਟਿ ਕੈ ਤੁਮਰੀ ਸਬ ਦ੍ੈ ਭੁਜ ਰਾਖਿ ਤ੍ਰੈ ਪ੍ਰਾਨ ਬਚੈ ਹੈ। ੨੨੧੨। 


ਵ 


ਮੰਤ੍ਰੀ ਕੀ ਬਾਤ ਨ ਮਾਨਤ ਭਯੋ ਨ੍ਰਿਪ _ਆਪਨੋ _ਓਜ _ਅਖੰਡ _ਜਨਾਯੋ। 
ਸਸਤ੍ਰ ਸੰਭਾਰ ਕੈ ਹਾਥਨ ਮੈ ਫੁਨਿ ਬੀਰਨ ਮੈ ਅਤਿ ਹੀ ਗਰਬਾਯੋ। 
ਸੈਨ ਪੁਚੰਡ ਹੁਤੋ ਜਿਤਨੋ ਤਿਸ ਕਉ ਨ੍ਰਿਪ ਆਪਨੇ ਧਾਮਿ ਬੁਲਾਯੋ। 
ਰੁਦੂ ਮਨਾਇ ਜਨਾਇ ਘਨੋ ਬਲੁ _ਸ੍ਯਾਮ ਜੂ ਸੋ _ਲਰਬੈ ਕਹੁ _ਧਾਯੋ। ੨੨੧੩। 
ਉਤ ਸ੍ਯਾਮ ਜੂ ਬਾਨ ਚਲਾਵਤ ਭਯੋ ਇਤ ਤੇ ਦਸ ਸੈ ਭੁਜ ਬਾਨ ਚਲਾਏ। 
ਜਾਦਵ ਆਵਤ ਭੇ ਉਤ ਤੇ ਇਤ ਤੇ ਇਨ ਕੇ ਸਭ ਹੀ ਭਟ ਧਾਏ। 
ਘਾਇ ਕਰੈ ਮਿਲ ਆਪਸ ਮੈ ਤਿਨ ਯੋ ਉਪਮਾ ਕਬਿ ਸ੍ਯਾਮ ਸੁਨਾਏ। 
ਮਾਨਹੁ _ਫਾਗੁਨ ਕੀ ਰੁਤਿ ਭੀਤਰ _ਖੇਲਨ ਬੀਰ _ਬਸੰਤਹਿ _ਆਏ। _੨੨੧੪। 


ਏਕ ਭਿਰੇ ਕਰਵਾਰਿਨ ਸੌ ਭਟ ਏਕ ਭਿਰੇ ਬਰਛੀ ਕਰਿ ਲੈ ਕੈ। 
ਏਕ _ਕਟਾਰਿਨ ਸੰਗ ਭਿਰੇ ਕਬਿ ਸ੍ਯਾਮ ਭਨੈ ਅਤਿ ਰੋਸਿ ਬਢੈ ਕੈ। 


ਕ੍ਰਿਸਨਾਵਤਾਰ 70੩ 


ਦੰਹਰਾ 
(ਨਾਰਦ) ਮੁਨੀ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਤਤਿਅਰ ਕਰ ਲਈ 
ਅਤੇ _ ਜਿਥੇ _ਰਾਜਾ _(ਬਾਣਾਸੁਰ) _ਦਾ _ਨਗਰ ਸੀ, _ਉਥੇ _ਆ ਪਹੁੰਚੇ।੨੨0੯। 


ਨਾਵੰਯਾ 


ਦਿੱਤੀ। ਇਕ ਨੇ ਕਿਹਾ, ਜੋ ਸਾਡੀ ਪੁੱਤਰੀ 

(ਰਾਜੇ ਨੇ) ਨ ਮੰਨਿਆ। (ਦੂਜੇ ਨੇ 

ਲਿਆ ਹੈ। (ਮੈਂ) ਜਾਣਦਾ ਹਾਂ ਕਿ 

ਕਿਹਾ--)ਇਨ੍ਹਾਂ ਨੂੰ ਅਜ ਛਡ ਕੇ ਅਤੇ 'ਕਰ” ਦੇ ਕੇ (ਪਿਛੋਂ ਲਾਹੋ) ਕਿਉਂਕਿ ਸ੍ਰੀ ਕ੍ਰਿਸ਼ਨ 
ਪੁਣ ਕੀਤਾ _ਹੋਇਆ _ਹੈ।੨੨੧0। 

(ਮੰਤਰੀ ਨੇ _ਕਿਹਾ--) ਹੇ ਰਾਜਨ! ਮਨੋ, ਤਾਂ ਇਕ _ਗੌਲ ਕਹਾਂ ਜੇ ਕੰਨਾਂ ਵਿਚ 
ਚਿਤ ਨਾਲ _ਧਰੋ। _(ਤੁਹਾਨੂੰ) ਪੁੱਤਰੀ ਅਤੇ _ਅਨਰੁੱਧ ਨੂੰ ਆਪਣੇ ਨਾਲ ਲੈ ਕੇ ਕ੍ਰਿਸ਼ਨ ਦੇ 
ਪੈਰਾਂ ਉਤੇ ਪੈ ਜਾਣਾ ਚਾਹੀਦਾ ਹੈ। ਹੇ ਰਾਜਨ! (ਅਸੀਂ) ਤੁਹਾਡੇ ਚਰਨੀ ਪੈਂਦੇ ਹਾਂ, (ਸਾਡੀ 
ਗੱਲ) ਸੁਣ ਲਵੋ, ਸ਼ਿਆਮ ਨਾਲ ਕਦੇ ਵੀ ਯੁੱਧ ਨ ਕਰੋ। (ਕਵੀ) ਸ਼ਿਆਮ _ਕਹਿੰਦੇ ਹਨ, 
(ਜੇ ਤੁਸੀਂ) ਸ੍ਰੀ ਕ੍ਰਿਸ਼ਨ ਨਾਲ _ਨਹੀਂ__ਲੜੋਗੇ, _ਤਾਂ _ਧਰਤੀ ਉਤੇ _ਸਦਾ ਰਾਜ _ ਕਰਦੇ 
ਰਹੌਗੇ।੨੨੧੧।। 

ਜਦ ਸ੍ਰੀ ਕ੍ਰਿਸ਼ਨ ਕ੍ਰੋਧਵਵਾਨ ਹੋ ਕੇ ਰਣ ਵਿਚ 'ਸਾਰੰਗ” ਧਨੁਸ਼ ਨੂੰ ਹੱਥ ਵਿਚ ਲੈ 


ਲੈਣਗੇ। ਤੁਸੀਂ ਹੀ ਕਿਉਂ ਨ ਦਸੋ, ਕਿਹੜਾ ਬਲਵਾਨ _ਧਰਤੀ ਉਤੇ _ਪੁਗਟ _ਹੋ__ਗਿਆ 
ਹੈ ਜੋ ਬਲ ਦੇ ਆਧਾਰ ਤੇ (ਉਨ੍ਹਾਂ ਦੇ ਸਾਹਮਣੇ) ਠਹਿਰ _ਸਕੇਗਾ। _ਜੇ ਕੋਈ ਹਠ ਪੂਰਵਕ 
ਉਨ੍ਹਾਂ _ਨਾਲ _ਲੜਾਈ _ਕਰੇਗਾ, _ਉਸ _ਨੂੰ (ਉਹ) ਛਿਣ ਭਰ ਵਿਚ _ਯਮਲੋਕ ਭੇਜ _ਦੇਣਗੇ। 


ਤੇਰੀਆਂ ਹੋਰ ਸਾਰੀਆਂ _ਭੁਜਾਵਾਂ ਕਟ ਕੇ, (ਕੇਵਲ) ਦੋ ਬਾਂਹਵਾਂ ਰਖ ਕੇ ਤੇਰੇ ਪ੍ਰਾਣਾਂ ਨੂੰ 
ਬਚਾ ਦੇਣਗੇ।੨੨੧੨। 

ਰਾਜੇ _ਨੇ _ ਮੰਤਰੀਆਂ _ਦੀ _ਗੱਲ ਨੂੰ ਨ ਮੰਨਿਆ ਅਤੇ 
ਜਤਾਇਆ। _ ਹੱਥਾਂ ਵਿਚ _ਸ਼ਸਤੁ _ਸੰਭਾਲ ਕੇ ਫਿਰ _ਸੂਰਵੀਰਾਂ ਵਿਚ (ਉਸ ਨੇ) ਬਹੁਤ ਗਰਬ 
ਕੀਤਾ। _ਜਿਤਨੀ ਪ੍ਰਚੰਡ ਸੈਨਾ ਸੀ, ਉਸ ਨੂੰ ਰਾਜੇ ਘਰ 
ਦੀ ਪੂਜਾ ਕਰ ਕੇ ਅਤੇ ਬਹੁਤ _ਬਲ ਦਾ ਪ੍ਰਗਟਾਵਾ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਲੜਨ 
ਲਈ ਚਲ _ਪਿਆ।੨੨੧੩। 

ਉਧਰੋ' ਕ੍ਰਿਸ਼ਨ ਜੀ _ਬਾਣ ਚਲਾਉਂਦੇ _ਹਨ ਅਤੇ _ਉਧਰੋ'ਂ ਦਸ _ਸੌਭੁਜਾਵਾਂ ਵਾਲਾ 
(ਰਾਜਾ) ਬਾਣ ਚਲਾਉਂਦਾ ਹੈ। _ਉਧਰੋ' ਯਾਦਵ ਆ ਗਏ ਹਨ ਅਤੇ ਇਧਰੋਂ ਰਾਜੇ ਦੇ ਸਾਰੇ 
ਸੂਰਮੇ ਆ _ਧਮਕੇ _ਹਨ। ਆਪਸ _ਵਿਚ _ਮਿਲ ਕੇ (ਪਰਸਪਰ) _ਵਾਰ _ਕਰਦੇ _ਹਨ; ਕਵੀ 
ਸ਼ਿਆਮ ਉਨ੍ਹਾਂ ਦੀ ਉਪਮਾ ਇਸ ਤਰ੍ਹਾਂ ਕਰ ਕੇ ਸੁਣਾਉਂਦੇ ਹਨ। (ਇੰਜ ਪੂਤੀਤ ਹੁੰਦਾ ਹੈ) 
ਮਾਨੋ __ਫਗਣ ਦੀ ਰੁਤ ਵਿਚ, ਯੁੱਧ _ ਵੀਰ ਬਸੰਤ _ਖੇਡਣ ਲਈ _ ਆਏ _ ਹੋਣ।੨੨੧੪। 

ਇਕ _ ਯੋਧੇ _ਤਲਵਾਰਾਂ _ਨਾਲ _ਲੜਦੇ _ਹਨ _ ਅਤੇ _ਇਕ _ਬਰਛੀਆਂ _ਹੱਥ _ਵਿਚ _ਲੈ 
ਕੇ ਯੁੱਧ ਕਰਦੇ _ਹਨ। ਕਵੀ ਸ਼ਿਆਮ _ਕਹਿੰਦੇ ਹਨ, ਇਕ _ਬਹੁਤ ਰੋਸ _ਵਧਾ ਕੇ _ਕਟਾਰਾਂ 


208 


ਸੀ _ਦਸਮ-ਗ੍ਰੰਥ _ਸਾਹਿਬ 


ਬਾਨ _ਕਮਾਨਨ ਕਉ ਇਕ ਬੀਰ ਸੰਭਾਰਤ ਭੇ ਅਤਿ ਕੂਧਤ ਹੂ ਕੈ। 
ਕਉਤੁਕ ਦੇਖਤ ਭਯੋ ਉਤ ਭੂਪ ਇਤੈ ਬ੍ਰਿਜ ਨਾਇਕ ਆਨੰਦ ਕੈ ਕੈ। ੨੨੧੫। 


ਜਾ ਭਟ ਆਹਵ ਮੈ ਕਬਿ ਸ੍ਯਾਮ ਕਹੈ ਭਗਵਾਨ ਸੋ _ਜੁਧੁ ਮਚਾਯੋ। 

ਤਾਹੀ ਕੋ ਏਕ ਹੀ ਬਾਨ ਸੋ ਸ੍ਯਾਮ ਧਰਾ ਪਰਿ ਕੈ ਬਿਨੁ ਪ੍ਰਾਨ ਗਿਰਾਯੋ। 

ਜੋ ਧਨੁ ਬਾਨਿ ਸੰਭਾਰਿ ਬਲੀ ਕੋਊ ਅਉ ਇਹ ਕੇ ਰਿਸਿ ਊਪਰ ਆਯੋ। 

ਸੋ ਕਬਿ ਸ੍ਯਾਮ ਭਨੇ ਅਪਨੈ ਗ੍ਰਿਹਿ ਕੇ ਫਿਰਿ ਜੀਵਤ ਜਾਨ ਨ ਪਾਯੋ। ੨੨੧੬। 


ਗੋਕੁਲ ਨਾਥ ਜੂ ਬੈਰਿਨ ਸੋ ਕਬਿ ਸ੍ਯਾਮ ਭਨੈ ਜਬ ਹੀ ਰਨ ਮਾਡਿਯੋ। 
ਜੇਤਿਕ ਸਤ੍ੂਨ ਸਾਮੁਹੇ ਭੇ ਰਿਸਿ ਸੋ ਸਭਿ _ਗਿਧ ਸਿਰੰਗਾਲਨ ਬਾਡਿਯੋ। 
ਪਤਿ ਰਥੀ ਗਜਿ ਬਾਜ ਘਨੇ ਬਿਨੁ ਪ੍ਰਾਨ ਕੀਏ ਕੋਊ ਜੀਤ ਨ ਛਾਡਿਯੋ। 
ਦੇਵ ਸਰਾਹਤ ਭੇ ਸਭ ਹੀ ਸੁ ਭਲੇ ਭਗਵਾਨ ਅਖੰਡਨ ਖਾਡਿਯੋ। _੨੨੧੭। 


ਜੀਤੇ ਸਭੈ ਭਯ ਭੀਤ ਭਏ ਤਜਿ ਆਹਵ ਕੋ ਸਭ ਹੀ ਭਟ ਭਾਗੇ। 

ਠਾਢੋ ਬਨਾਸੁਰ ਥੋ ਜਿਹ ਠਉਰ ਸਭੈ ਚਲਿ ਕੈ ਤਿਹ ਪਾਇਨ ਲਾਗੇ। 
ਛੂਟ ਗਯੋ ਸਭਹੂਨ ਤੇ ਧੀਰਜ ਤ੍ਰਾਸਹਿ ਕੇ ਰਸ ਮੈ ਅਨੁਰਾਗੇ। 

ਭਾਖਤ ਭੇ ਨ੍ਰਿਪ ਸੋ _ਭਜੀਐ ਬਚ ਹੈ ਨ ਕੋਊ ਬ੍ਰਿਜਨਾਥ ਕੇ ਆਗੇ। ੨੨੧੮। 


ਭੀਰ ਪਰੀ ਜਬ ਭੂਪਤਿ ਪੈ ਤਬ ਆਪਨੇ ਜਾਨ ਕੈ ਈਸ ਨਿਹਾਰਿਯੋ। 

ਸੰਤ ਸਹਾਇ ਕੋ ਜਾਇ ਭਿਰਿਯੋ ਬ੍ਰਿਜ ਨਾਇਕ ਸੋ ਚਿਤ ਬੀਚ _ਬਿਚਾਰਿਯੋ। 
ਆਯੁਧ ਲੈ ਅਪਨੇ ਸਭ ਹੀ ਹਰਿ ਓਰ ਸੁ ਜੁਧ ਕੇ ਕਾਜ ਸਿਧਾਰਿਯੋ। 

ਆਵਤ ਹੀ ਸੁ ਕਹੋ ਅਬ ਹਉ ਜਿਹ ਭਾਤਿ ਦੁਹੂ ਤਿਹ ਠਾ ਰਨ ਪਾਰਿਯੋ। ੨੨੧੯। 


ਰੁਦ੍ ਹੈ ਰੁਦੂ ਜਬੈ ਰਨ ਮੈ ਕਬਿ ਸ੍ਯਾਮ ਭਨੈ ਰਿਸਿ ਨਾਦ ਬਜਾਯੋ। 

ਸੂਰ ਨ ਕਾਹੂੰ ਤੇ ਨੈਕੁ ਟਿਕਿਯੋ ਗਯੋ ਭਾਜ ਗਏ ਨ_ਰਤੀ ਕੁ ਦ੍ਰਿੜਾਯੋ। 

ਸਤ੍ਰਨ ਕੇ ਦੁਹੂ ਸਤ੍ਰਨ ਸੰਗ ਲੈ ਰੋਖ ਹਲੀ ਸੁ ਸੋਊ ਡਰ ਪਾਯੋ। 

ਸ੍ਰੀ ਬ੍ਰਿਜਨਾਥ ਸੋ ਸਯਾਮ ਭਨੈ ਤਬ ਹੀ ਸਿਵ ਆਇ ਕੈ ਜੁਧੁ ਮਚਾਯੋ। ੨੨੨0। 


ਜੇ ਸਭ ਘਾਇ ਚਲਾਵਤ ਭਯੋ ਸਿਵ ਤੇ ਸਭ ਹੀ ਬ੍ਰਿਜਨਾਥ ਬਚਾਏ। 

ਤਉਨ ਸਮੈ ਸਿਵ ਕੋ ਆਪੁਨੇ ਸਭ _ਸ੍ਯਾਮ ਭਨੇ ਤਕਿ ਘਾਇ ਲਗਾਏ। 

ਜੁਧੁ ਕੀਯੋ ਬਹੁ ਭਾਤਿ ਦੁਹੂ ਜਿਹ ਕੋ ਸਭ ਹੀ ਸੁਰ ਦੇਖਨ ਆਏ। 

ਅੰਤਿ ਖਿਸਾਇ ਰਿਸਾਇ ਕ੍ਰਿਪਾ ਨਿਧਿ ਏਕ ਗਦਾ ਹੂੰ ਸੋ ਰੁਦੂ ਗਿਰਾਏ। ੨੨੨੧। 


ਕ੍ਰਿਸਨਾਵਤਾਰ 70੫ 


ਨਾਲ _ਭਿੜਦੇ _ਹਨ। ਇਕ ਸੂਰਮੇ ਅਧਿਕ ਕ੍ਰੋਧਵਾਨ ਹੋਕੇ _ਕਮਾਨਾਂ ਅਤੇ _ਬਾਣਾਂ ਨੂੰ ਸੰਭਾਲ 
ਰਹੇ _ਹਨ। _ ਉਧਰ _ਰਾਜਾ__(ਸਹਸੂਬਾਹੁ) _ਅਤੇ _ਇਧਰ _ਸ੍ਹੀ ਕ੍ਰਿਸ਼ਨ ਪ੍ਰਸੰਨਤਾ ਪੂਰਵਕ _(ਯੁੱਧ 
ਦੇ) ਕੌਤਕ _ਵੇਖ _ਰਹੇ _ਹਨ।੨੨੧੫। 


ਕਵੀ ਸ਼ਿਆਮ ਕਹਿੰਦੇ ਹਨ, ਜਿਸ ਯੋਧੇ ਨੇ ਰਣ-ਭੂਮੀ ਵਿਚ ਸ੍ਰੀ ਕ੍ਰਿਸ਼ਨ ਨਾਲ ਯੁੱਧ 
ਮਚਾਇਆ, ਉਸ ਨੂੰ ਇਕੋ ਹੀ ਬਾਣ ਨਾਲ ਕ੍ਰਿਸ਼ਨ ਨੇ ਬਿਨਾ ਪ੍ਰਾਣਾਂ ਦੇ ਧਰਤੀ ਉਤੇ _ਡਿਗਾ 
ਦਿੱਤਾ। ਜੋ ਬਲਵਾਨ _ਧਨੁਸ਼ _ਬਾਣ _ਸੰਭਾਲ ਕੇ ਕੋਧ ਕਰ ਕੇ ਇਸ ਉਤੇ ਹਮਲਾਵਾਰ 


ਅਤੇ ਕ੍ਰੋਧ 


ਕਹਿਣ ਲਗੇ (ਇਥੋਂ) ਭਜ _ਚਲੀਏ (ਕਿਉਂਕਿ) 
ਜੀਉ'ਦਾ _ਬਚ ਨਹੀਂ ਸਕੇਗਾ।੨੨੧੮। 

ਜਦ ਰਾਜੇ ਉਤੇ _ਭੀੜ _ਬਣ _ਗਈ ਤਾਂ ਉਸ ਨੇ ਆਪਣਾ (ਸਹਾਇਕ) ਜਾਣ ਕੇ 
ਸ਼ਿਵ ਵਲ _ਤਕਿਆ। ਉਸ (ਸ਼ਿਵ) ਨੇ ਆਪਣੇ ਮਨ ਵਿਚ ਵਿਚਾਰਿਆ ਕਿ ਸੰਤਾਂ ਦੇ 


ਲਈ ਸ੍ਰੀ ਕ੍ਰਿਸ਼ਨ ਵਲ ਤੁਰ ਪਿਆ। ਆਉਂਦਿਆਂ ਹੀ ਜਿਸ ਥਾਂ ਤੇ (ਉਨ੍ਹਾਂ) ਦੋਹਾਂ ਨੇ ਯੁੱਧ 
ਕੀਤਾ, _ਹੁਣ ਮੈਂ _(ਉਸ ਪ੍ਰਸੰਗ) _ਦਾ ਕਥਨ _ ਕਰਦਾ _ਹਾਂ।੨੨੧੯। 


ਜਿੰਨਾ ਵੀ ਦ੍ਰਿੜ੍ਹ ਹੋ ਸਕੇ। ਵੈਰੀ (ਬਾਣਾਸੁਰ) ਅਤੇ ਉਸ ਦੇ ਹੋਰ ਸਾਥੀਆਂ ਨੂੰ _ਬਲਰਾਮ 


ਨ ਨੂੰ 
ਨੇ ਕ੍ਰੋਧਿਤ ਹੋ ਕੇ ਡਰਾ ਦਿੱਤਾ। (ਕਵੀ) ਸ਼ਿਆਮ ਕਹਿੰਦੇ ਹਨ, ਜਦੋਂ ਸ੍ਰੀ ਕ੍ਰਿਸ਼ਨ ਨਾਲ 
ਸ਼ਿਵ ਨੇ ਆ ਕੇ ਯੁੱਧ ਮਚਾਇਆ।੨੨੨0। 


ਬਚਾ ਲਿਆ। (ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ (ਸਰੀ ਕ੍ਰਿਸ਼ਨ ਨੇ) ਤਕ ਕੇ ਸ਼ਿਵ 
ਲਈ 
ਇਕ 


2 


ਉਤੇ _ਵਾਰ _ਕੀਤੇ _ਹਨ। ਦੋਹਾਂ ਨੇ ਕਈ ਤਰ੍ਹਾਂ ਦਾ ਯੁੱਧ _ਕੀਤਾ ਹੈ ਜਿਸ ਨੂੰ ਵੇਖਣ 
ਸਾਰੇ ਹੀ ਦੇਵਤੇ ਵੇਖਣ ਆਏ ਹਨ। ਅੰਤ ਵਿਚ ਖਿਝ ਕੇ ਕ੍ਰੋਧ ਨਾਲ ਸ੍ਰੀ ਕ੍ਰਿਸ਼ਨ 
ਗਦਾ _ਨਾਲ _ਰੁਦੂ ਨੂੰ ਧਰਤੀ _ ਉਤੇ ਸੁਟ _ਦਿੱਤਾ।੨੨੨੧। 


2੧ 


੭ 0 ੬ 


ਸੀ _ਦਸਮ-ਗ੍ਰੰਥ _ਸਾਹਿਬ 


ਜ਼ੱਪਣ/ 
ਜਬ ਰੁਦੂਹਿ ਹਰਿ ਘਾਇ ਲਗਾਯੋ। ਬਿਸੁਧੋ ਕਰਿ ਕਰਿ ਭੂਮਿ ਗਿਰਾਯੋ। 
ਸੈਕਿਤ ਭਯੋ ਨ ਫਿਰਿ ਧਨੁ ਤਾਨਿਯੋ। ਸ੍ਰੀ _ਜਦੁਬੀਰ ਸਹੀ ਪੁ੍ਭੁ _ਜਾਨਿਯੋ। ੨੨੨੨। 


ਡਰਨਾ 
ਰੁਦੂ ਕੋਪ ਦਯੋ _ਤ੍ਯਾਗ ਜਦੁਪਤਿ ਕੋ ਬਲੁ ਹੇਰ ਕੈ। 
ਪਾਇਨ _ਲਾਗਿਯੋ ਆਇ _ਰਹਿਯੋ ਚਰਨ _ਗਹਿ ਹਰ _ਦੋਊ। ੨੨੨੩। 
ਹਵੀਯਾਂ 
ਰੁਦੂ ਕੀ ਦੇਖਿ ਦਸਾ ਇਹ ਭਾਤਿ ਸੁ ਆਪਹਿ ਜੁਧੁ ਕੋ ਭੂਪਤਿ ਆਯੋ। 
ਸ੍ਯਾਮ _ਭਨੈ ਦਸ ਸੈ ਭੁਜ ਸ੍ਯਾਮ ਕੇ ਊਪਰ _ਬਾਨਨ ਓਘ ਚਲਾਯੋ। 
ਓਘ ਜੋ ਆਵਤ ਬਾਨਨ ਕੋ ਸਭ ਹੀ ਹਰਿ ਮਾਰਗ ਮੈ ਨਿਵਰਾਯੋ। 
ਸਾਰੰਗ ਆਪੁਨ ਹਾਥ ਬਿਖੈ ਧਰਿ ਕੈ ਅਰਿ ਕੋ ਬਹੁ ਘਾਇਨ ਘਾਯੋ। ੨੨੨੪੧ 


ਸੀ ਬ੍ਰਿਜ ਨਾਇਕ ਕੁਧਿਤ ਹੁਇ ਅਪਨੇ ਕਰ ਮੈ ਧਨ ਸਾਰੰਗ ਲੈ ਕੈ। 

ਜੁਧੁ ਮਚਾਵਤ ਭਯੋ ਦਸ ਸੈ ਭੁਜ ਸੋ ਅਤਿ ਓਜ ਅਖੰਡ ਜਨੈ ਕੈ। 

ਅਉਰ _ਹਨੇ ਬਲਵੰਡ ਘਨੇ ਕਬਿ ਸ੍ਯਾਮ _ਭਨੈ ਅਤਿ _ਪਉਰਖ ਕੈ ਕੈ। 
ਛੋਰਿ ਦਯੋ ਤਿਹ ਭੂਪਤਿ ਕੋ ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ੈ ਕੈ। ੨੨੨੫। 


ਕਾਂਠਲਂ ਲਾਲ 
ਹਾਵੀ 
ਬਾਹ ਸਹੰਸੂ ਕਹੋ ਤੁਮ ਹੀ ਅਬ ਲਉਂ ਜਗ ਮੈ ਨਰ ਕਾਹੂ ਕੀ ਹੋਈ। 
ਅਉਰ ਕਹੋ _ਕਿਹ ਭੂਪ ਇਤੀ ਅਪਨੇ ਗ੍ਰਿਹ ਬੀਚ ਸੈਪਤਿ ਸਮੋਈ। 
ਏਤੇ ਪੈ ਸੰਤ ਸੁਨੋ ਹਿਤ ਕੈ ਸਿਵ ਸੋ ਛਰੀਯਾ ਪੁਨਿ ਰਾਖਤ ਹੋਈ। 
ਤਾ ਨ੍ਰਿਪ ਕੋ ਬਰੁ ਯਾ ਬਿਧਿ ਈਸ ਦਯੋ ਜਗਦੀਸ ਕੀਓ ਭਯੋ ਸੋਈ। ੨੨੨੬। 


ਦੱਖਣ? 
ਜਬ ਤਿਹ ਮਾਤਿ ਬਾਤ ਸੁਨਿ _ਪਾਈ। ਨ੍ਰਿਪ ਹਾਰਿਯੋ ਜੀਤਿਯੋ _ਜਦੁਰਾਈ। 
ਸਭ _ਤਜਿ ਬਸਤ੍ਰ _ਨਗਨ ਹੁਇ ਆਈ। ਆਇ ਸ੍ਯਾਮ ਕੋ ਦਈ ਦਿਖਾਈ। ੨੨੨੭। 


ਤਬ ਪ੍ਰਭੁ ਦ੍ਰਿਗ ਨੀਚੇ ਹੁਇ ਰਹਿਯੋ। ਨੈਕ ਨ ਜੂਝਬ ਚਿਤ ਮੋ _ਚਹਿਯੋ। 
ਭੂਪਤਿ ਸਮੈ ਭਜਨ ਕੋ ਪਾਯੋ। ਭਾਜਿ ਗਯੋ ਨਹਿ ਜੁਧ ਮਚਾਯੋ। ੨੨੨੮। 


ਕ੍ਰਿਸਨਾਵਤਾਰ 702 


ਜਦ ਰੁਦੂ ਨੂੰ ਸ੍ਰੀ ਕ੍ਰਿਸ਼ਨ ਨੇ ਘਾਇਲ ਕਰ ਦਿੱਤਾ ਅਤੇ _ਬੇਸੁਧ _ਕਰ _ਕੇ _ਧਰਤੀ 
ਉਤੇ ਸੁਟ ਦਿੱਤਾ। (ਉਹ) ਡਰ ਗਿਆ ਅਤੇ ਫਿਰ ਧਨੁਸ਼ ਨੂੰ ਨ ਤਣਿਆ। (ਉਸ ਨੇ) ਸ੍ਰੀ 
ਕ੍ਰਿਸ਼ਨ ਨੂੰ ਸਹੀ _ ਪੁਭੁ ਵਜੋਂ ਪਛਾਣ _ ਲਿਆ।੨੨੨੨। 


< ਛੰ < ਤੇ 


ਸੀ ਕ੍ਰਿਸ਼ਨ ਦੇ ਬਲ ਨੂੰ ਵੇਖ ਕੇ ਸ਼ਿਵ ਨੇ ਕ੍ਰੋਧ ਛਡ ਦਿੱਤਾ। ਸ਼ਿਵ ਆ ਕੇ (ਕ੍ਰਿਸ਼ਨ 
ਦੇ) ਚਰਨੀ ਲਗ ਗਿਆ _ ਅਤੇ _ ਦੋਵੇਂ ਚਰਨ _ ਪਕੜ __ਲਏ।੨੨੨੩। 


ਮਾਵੀੰਲ” 


ਰੁਦੂ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ, ਯੁੱਧ ਕਰਨ ਲਈ ਖ਼ੁਦ ਰਾਜਾ ਆਇਆ। 
(ਕਵੀ) ਸ਼ਿਆਮ ਕਹਿੰਦੇ ਹਨ, _ਦਸ ਸੌ ਭੁਜਾਵਾਂ ਨਾਲ _ਉਸ ਨੇ ਸ੍ਰੀ ਕ੍ਰਿਸ਼ਨ ਉਤੇ _ਬਾਣਾਂ 
ਦੀ ਝੜੀ ਲਾ _ਦਿੱਤੀ। ਬਾਣਾਂ ਦਾ ਜੋ ਝੁੰਡ (ਵੈਰੀ ਵਲੋਂ) ਆਉਂਦਾ, (ਉਸ ਨੂੰ) ਸ੍ਰੀ ਕ੍ਰਿਸ਼ਨ 
ਮਾਰਗ _ਵਿਚ _ਹੀ _ਪ੍ਰਭਾਵ-ਹੀਨ _ਕਰ _ਦਿੰਦੇ ਅਤੇ ਸਾਰੰਗ (ਨਾਂ ਦਾ _ਧਨੁਸ਼) ਆਪਣੇ _ਹੌਥ 
ਵਿਚ ਲੈ ਕੇ (ਉਨ੍ਹਾਂ ਨੇ) ਵੈਰੀ ਨੂੰ ਬਹੁਤ ਬਾਣ _ਮਾਰ _ਮਾਰ ਕੇ ਘਾਇਲ ਕਰ 
ਦਿੱਤਾ।੨੨੨੪। 

ਸੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਆਪਣੇ ਹੱਥ ਵਿਚ ਸਾਰੰਗ ਧਨੁਸ਼ ਲੈ ਕੇ ਅਤੇ 
ਆਪਣਾ ਆਖੰਡ _ਬਲ _ਜਣਾ ਕੇ _ਦਸ ਸੌ ਭੁਜਾਵਾਂ ਵਾਲੇ _(ਸਹਸੂਬਾਹੂ) _ਨਾਲ _ਯੁੱਧ _ਮਚਾਉਣਾ 
ਸ਼ੁਰੂ ਕਰ _ਦਿੱਤਾ। ਕਵੀ ਸ਼ਿਆਮ ਕਹਿੰਦਾ ਹੈ, ਆਪਣੀ ਬਹਾਦਰੀ ਕਰ _ਕੇ ਹੋਰ _ਵੀ ਬਹੁਤ 
ਸਾਰੇ ਬਲਵਾਨ _ਮਾਰ ਦਿੱਤੇ। ਫਿਰ ਉਸ ਰਾਜੇ ਦੀਆਂ ਦੋ ਭੁਜਾਵਾਂ ਕਰ ਕੇ ਉਸ ਨੂੰ ਰਣ- 
ਭੂਮੀ _ਵਿਚ ਛਡ _ਦਿੱਤਾ।੨੨੨੫। 


ਕਵੀ ਕਹਿੰਦਾ ਹੈ_-- 
੭ਾਵੀਯਾ 

ਤੁਸੀਂ ਹੀ ਦਸੋ ਕਿ ਹੁਣ ਤਕ ਜਗਤ _ਵਿਚ ਕਿਸੇ ਦੀਆਂ ਹਜ਼ਾਰ _ਬਾਂਹਵਾਂ ਹੋਈਆਂ 
ਹਨ। _ਹੋਰ ਦਸੋ, ਇਸ ਰਾਜੇ ਨੇ ਆਪਣੇ ਘਰ _ਵਿਚ ਇਤਨੀ ਸੰਪਤੀ ਸਮੋਈ ਹੋਈ _ਸੀ। 
ਹੇ ਸੰਤ-ਜਨੋ! ਹਿਤ ਨਾਲ ਸੁਣੋ, ਇਤਨਾ ਹੋਣ ਤੇ ਵੀ ਸ਼ਿਵ ਨਾਲ ਛਲ _ਕਰਨ ਵਾਲੇ ਦੀ 
ਜਿ, (ਤੀ ਦਿ ਹੀ ਰੀ ਹੀ ਤਨਿ ਚ ਹਉ ਜਿਦ, ਇਹ ਪਰ ਦੀ (ਵੱਜੀ ਵਿਕ 
ਹੋਇਆ ਸੀ, _ਪਰ ਜੋ ਪਰਮਾਤਮਾ _ਨੇ _ ਕਰਨਾ ਉ 
ਚੱਪਲ? 


ਜਦ ਉਸ ਦੀ ਮਾਤਾ ਨੇ _ਖਬਰ ਸੁਣੀ ਕਿ ਰਾਜਾ ਹਾਰ ਹੈ ਅਤੇ ਸ੍ਰੀ ਕ੍ਰਿਸ਼ਨ 
ਜਿਤ ਗਿਆ ਹੈ। ਸਾਰੇ ਬਸਤ੍ਰ ਤਿਆਗ ਕੇ, ਨੰਗੀ ਹੋ ਕੇ ਆ ਗਈ ਅਤੇ ਆ ਕੇ ਸ੍ਰੀ 
ਕ੍ਰਿਸ਼ਨ ਨੂੰ ਦਿਖਾਈ _ਦਿੱਤੀ।੨੨੨੭। 

ਤਦ ਸ੍ਰੀ ਕ੍ਰਿਸ਼ਨ ਅੱਖਾਂ ਨੀਵੀਆਂ ਪਾਕੇ ਖੜੋਂ _ਗਏ। ਉਨ੍ਹਾਂ ਨੇ ਚਿਤ ਵਿਚ ਬਿਲਕੁਲ 
ਲੜਨਾ _ਨਹੀਂ _ਚਾਹਿਆ। (ਉਸ ਵੇਲੇ) ਰਾਜੇ ਨੂੰ _ਭਜਣ ਦਾ ਸਮਾਂ ਮਿਲ _ਗਿਆ। (ਉਹ) 


ਭਜ ਗਿਆ ਅਤੇ (ਫਿਰ) ਯੁੱਧ ਨ _ਮਚਾਇਆ।੨੨੨੮। 


20੮ 


ਸੀ _ਦਸਮ-ਗ੍ਰੰਥ _ਸਾਹਿਬ 


/ਉਪ ਭਾਲ ਲਗਨ ੭ 
ਹਵੀਯਾਂ 
ਬਿਪਤ ਹੁਇ ਬਹੁ ਘਾਇਨ ਸੋ ਨ੍ਰਿਪ ਬੀਰਨ ਮੈ ਇਹ ਭਾਤਿ ਉਚਾਰਿਯੋ। 
ਕੋਊ ਨ ਸੂਰ ਟਿਕਿਯੋ ਮੁਹ ਅਗੂਜ ਹਉ ਜਿਹ ਕੀ ਰਿਸਿ ਓਰਿ ਪਧਾਰਿਯੋ। 
ਬੋ ਮੋ ਸੁਨਿ ਕੈ ਅਬ ਲਉ ਕਿਨਹੂ ਕਰ ਮੈ ਨਹੀ ਸਸਤੁ ਸੰਭਾਰਿਯੋ। 
ਏਤੇ ਪੈ ਮੋ ਸੈਗਿ ਆਇ ਭਿਰਿਯੋ ਸੁ ਸਹੀ ਬ੍ਰਿਜ ਨਾਇਕ ਬੀਰੇ _ਨਿਹਾਰਿਯੋ। ੨੨੨੯। 


ਜਦੁਬੀਰ ਤੇ ਜੋ ਸਹਸੂ ਭੁਜ ਭਾਜਿ ਗਯੋ ਨਹਿ ਜੁਧੁ ਮਚਾਯੋ। 

ਭੁਜ ਦੇਖਿ ਭਈ ਅਪੁਨੀ ਅਪੁਨੇ ਚਿਤ ਸੈ ਅਤਿ ਤ੍ਰਾਸ ਬਢਾਯੋ। 

ਜੀ ਜਿਤਾ ਵਹੀ ਮਿਰ ਜੀ ਬੀ ਹਨ 

ਤਉ ਹੀ ਜਥਾ ਮਤਿ ਸੰਤ ਪ੍ਰਸਾਦ ਤੇ ਯੌ ਕਹਿ ਕੈ ਕਛੁ ਸ੍ਯਾਮ ਸੁਨਾਯੋ। ੨੨੩0। 


2੧ ਅ07 ੭੭ 


ਆਵਤ ਭਯੋ ਰਿਸ ਕੈ ਸਿਵ ਜੂ ਫਿਰਿ ਅਪੁਨੇ ਸੰਗ ਸਭੈ ਗਨ ਲੈ ਕੈ। 
ਸੀ ਜਦੁਬੀਰ ਕੇ ਸਾਮੁਹੇ ਬੀਰ ਕਹੈ ਕਬਿ ਸਯਾਮ ਸੁ ਕ੍ੁਧਿਤ ਹ੍ਹੈ ਕੈ। 


ਬਾਨ ਕ੍ਰਿਪਾਨ ਗਦਾ ਬਰਛੀ ਗਹਿ ਆਵਤ ਭੇ ਰਿਸਿ ਨਾਦ ਬਜੈ ਕੈ। 
ਸੋ ਛਿਨ ਮੈ ਪ੍ਰਭ ਜੂ ਸਭ ਬੀਰ ਦਏ ਫੁਨਿ ਅੰਤ ਕੇ ਧਾਮਿ ਪਠੈ ਕੈ। ੨੨੩੧। 


ਏਕ ਹਨੇ ਜਦੁਰਾਇ ਗਦਾ ਗਹਿ ਏਕ ਬਲੀ ਰਿਪੁ ਸੰਬਰ _ਘਾਏ। 

ਏਕ ਭਿਰੇ ਮੁਸਲੀਧਰ ਸੋ ਸੁ ਤੇ ਜੀਵਤ ਧਾਮ ਹੂ ਜਾਨ ਨ ਪਾਏ। 

ਜੋ ਫਿਰਿ ਆਇ ਭਿਰੇ ਹਰਿ ਸੋ ਚਿਤ ਮੈ ਫੁਨਿ ਕੋਪ ਕੀ ਓਪ ਬਢਾਏ। 

ਯੌ ਫਿਰਿ ਛੇਦਤ ਭਯੋ ਤਿਨ ਕਉ ਜੋਊ ਜੰਬੁਕ ਗੀਧਨ ਹਾਥਿ ਨ ਆਏ। ੨੨੩੨ 


ਐਸੇ ਨਿਹਾਰਿ ਭਯੋ ਤਹਿ ਆਹਵ ਚਿਤ ਬਿਖੈ ਅਤਿ ਕ੍ਰੋਧ ਬਢਾਯੋ। 
ਠੌਕਿ ਭੁਜਾ ਅਪਨੀ ਦੋਊ ਆਪ ਹੀ ਹਾਥ ਲੈ ਆਪਨੈ ਨਾਦ ਬਜਾਯੋ। 
ਜਿਉ ਕੁਪ ਅੰਧਕ ਦੈਤ ਪੈ ਧਾਵਤ ਭਯੋ _ਤਿਮ ਕੋਪ ਕੈ ਸ੍ਯਾਮ ਪੈ ਧਾਯੋ। 
ਯੋ ਉਪਜੀ ਉਪਮਾ ਲਰਬੇ ਕਹੁ _ਕੇਹਰਿ ਸੋ ਜਨੁ _ਕੇਹਰਿ ਆਯੋ। ੨੨੩੩। 


ਜੁਧ ਮੰਡਿਯੋ ਅਤਿ ਹੀ ਤਬਹੀ ਸਿਵ ਤਾਪ ਹੁਤੋ ਇਕ ਸੋਊ ਸੰਭਾਰਿਯੋ। 
ਸ੍ਯਾਮ ਜੁ ਭੇਦ ਸਭੈ ਲਹਿ ਕੈ ਜੁਰ ਸੀਤ ਸੁ ਤਾਹੀ ਕੀ ਓਰਿ ਪਚਾਰਿਯੋ। 
ਦੇਖਤ ਹੀ ਜੁਰ ਸੀਤ ਕਉ ਸੋ ਜੁਰ ਭਾਜਿ ਗਯੋ ਨ ਰਤੀ ਕੁ ਸੰਭਾਰਿਯੋ। 
ਯੋ ਉਪਮਾ ਉਪਜੀ ਜੀਅ ਮੈ ਬਦਰਾ _ਬਹਿਯੋ ਜਾਤ _ਬਿਯਾਰ ਕੋ _ਮਾਰਿਯੋ। ੨੨੩੪। 


ਗਰਬ ਜਿਤੋ ਸਿਵ ਬੀਚ ਹੁਤੋ ਸਭ ਹੀ ਹਰਿ ਕੁਧ ਕੈ ਜੁਧੁ ਮਿਟਾਯੋ। 
ਜੋ ਤਿਨ ਤੀਰਨ ਬ੍ਰਿਸਟ ਕਰੀ ਤਿਹ ਤੇ ਸਰ ਏਕ ਨੇ ਭੇਟਨ ਪਾਯੋ। 


ਕ੍ਰਿਸਨਾਵਤਾਰ 70੯ 


ਰਾਜੇ ਨੇ ਨਨ%ਆਂ ਪੁਤ /ਕੈਹਾ-- 
੭ਾਵੰਯਾ 

ਬਹੁਤ _ਘਾਓਆਂ ਨਾਲ ਦੁੱਖੀ ਹੋ ਕੇ, ਰਾਜੇ ਨੇ ਸੂਰਮਿਆਂ ਵਿਚ ਇਸ ਤਰ੍ਹਾਂ ਕਿਹਾ 
ਮੈਂ ਜਿਸ ਵਲ ਵੀ ਕ੍ਰੋਧ ਕਰ ਕੇ ਗਿਆ, ਮੇਰੇ ਸਾਹਮਣੇ ਕੋਈ ਵੀ ਸੂਰਵੀਰ ਨਹੀਂ _ਟਿਕਿਆ। 
ਮੇਰੀ ਗਰਜ ਨੂੰ ਸੁਣ ਕੇ ਹੁਣ ਤਕ ਵੀ ਕਿਸੇ ਨੇ (ਆਪਣੇ) ਹੱਥ ਵਿਚ ਹਥਿਆਰ ਨਹੀਂ 
ਸੰਭਾਲਿਆ। ਇਤਨਾ ਕੁਝ ਹੁੰਦੇ ਹੋਏ ਵੀ, ਜੋ ਮੇਰੇ ਨਾਲ ਆ ਕੇ ਲੜਿਆ ਹੈ, ਉਹ ਕ੍ਰਿਸ਼ਨ 
ਸਚ _ਮੁਚ _ਹੀ ਵੀਰ _ ਯੋਧਾ _ਹੈ।੨੨੨੯। 
ਸੀ ਕ੍ਰਿਸ਼ਨ ਤੋਂ ਜੋ ਹਜ਼ਾਰ ਬਾਂਹਵਾਂ ਵਾਲਾ ਭਜ ਗਿਆ, ਉਸ ਨੇ (ਫਿਰ) ਯੁੱਧ ਨ 


ਮਚਾਇਆ। ਆਪਣੀਆਂ ਦੋ ਭੁਜਾਵਾਂ ਹੋਈਆਂ ਵੇਖ ਕੇ (ਉਸ ਨੇ) ਆਪਣੇ ਚਿਤ ਵਿਚ ਬਹੁਤ 
ਦੁਖ ਮਹਿਸੂਸ _ਕੀਤਾ। ਜਿਸ ਨੇ ਸ੍ਰੀ ਕ੍ਰਿਸ਼ਨ ਦੇ ਗੁਣ ਗਾਏ _ਹਨ, _ਉਸ ਨੇ ਜਗਤ _ਵਿਚ 
ਯਸ਼ ਖਟਿਆ ਹੈ। ਉਸੇ ਕਰ ਕੇ, ਸੰਤਾਂ ਦੀ ਮਿਹਰ ਨਾਲ (ਕਵੀ) ਸ਼ਿਆਮ ਨੇ ਇਸ ਤਰ੍ਹਾਂ 


ਕਹਿ _ਕੇ ਕੁਝ (ਯਸ਼) ਸੁਣਾਇਆ _ਹੈ।੨੨੩0। 


ਸ਼ਿਵ ਫਿਰ ਆਪਣੇ ਨਾਲ ਸਾਰੇ ਗਣ ਲੈ ਕੇ ਕ੍ਰੋਧਵਾਨ ਹੋ ਕੇ ਆ ਗਿਆ। ਕਵੀ 
ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਾਰੇ) ਸੂਰਮੇ ਕ੍ਰੋਧਿਤ ਹੋ ਕੇ ਆ ਗਏ। 
ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿ ਸ਼ਸਤ੍ਰ) ਪਕੜ ਕੇ ਅਤੇ ਕ੍ਰੋਧ ਨਾਲ ਨਾਦ ਵਜਾ 
ਕੇ ਆ ਗਏ। ਉਨ੍ਹਾਂ ਸਾਰਿਆਂ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ਨੇ _ਛਿਣ ਭਰ ਵਿਚ ਯਮਲੋਕ 
ਭੋਜ ਦਿੱਤਾ।੨੨੩੧। 


ਇਕਨਾਂ ਨੂੰ ਸ੍ਰੀ ਕ੍ਰਿਸ਼ਨ ਨੇ ਗਦਾ ਨਾਲ ਮਾਰ ਦਿੱਤਾ ਅਤੇ _ਇਕਨਾਂ ਨੂੰ _ਸੰਬਰ ਦੇ 
ਵੈਰੀ _(ਪੂਦੁਮਨ) _ਨੇ _ਖ਼ਤਮ _ਕਰ _ਦਿੱਤਾ। _ਇਕ _ਬਲਰਾਮ _ਨਾਲ _ਲੜੇ _ਅਤੇ ਫਿਰ _ਘਰ 
ਜੀਉਂਦੇ ਨਹੀਂ ਪਰਤੇ। ਜੋ ਫਿਰ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ 


ਦੇ) ਚਿਤ ਵਿਚ ਓਜ ਨੂੰ ਵਧਾ ਦਿੱਤਾ। ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਫਿਰ ਇਸ ਤਰ੍ਹਾਂ ਟੋਟੇ 
ਟੋਟੇ ਕਰ ਦਿੱਤਾ _ਕਿ _ਉਹ _ਗਿੱਧਾਂ _ਅਤੇ _ਗਿਦੜਾਂ ਦੇ _ਹੌਥ _ਵੀ ਨਹੀਂ _ਲਗੇ।੨੨੩੨। 


ਉਥੇ ਇਸ ਤਰ੍ਹਾਂ ਦਾ ਯੁੱਧ ਵੇਖ ਕੇ _(ਬਾਣਾਸੁਰ ਨੇ) ਚਿਤ ਵਿਚ ਬਹੁਤ ਕ੍ਰੋਧ ਵਧਾ 
ਲਿਆ। _ ਆਪਣੀਆਂ ਦੋਹਾਂ _ਭੁਜਾਵਾਂ ਨੂੰ ਆਪਣੇ ਹੀ ਹੱਥਾਂ ਨਾਲ ਠੋਕ ਕੇ ਆਪ ਹੀ ਨਾਦ 
ਵਜਾਇਆ। ਜਿਵੇਂ ਗ੍ਰੋਧਿਤ ਹੋ. ਕੇ _ਅੰਧਕ ਦੈਂਤ ਉਤੇ ਹਮਲਾਵਰ ਹੋਇਆ _ਸੀ, _ਉਸ ਤਰ੍ਹਾਂ 
ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ। (ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ 
ਪੈਦਾ _ਹੋਈ ਮਾਨੋ _ਸ਼ੇਰ _ਨਾਲ _ਲੜਨ _ ਲਈ _ ਸ਼ੇਰ ਆਇਆ _ਹੋਵੇ।੨੨੩੩। 


ਤਾਪ 
ਨੂੰ ਸੰਭਾਲਿਆ (ਅਰਥਾਤ ਪ੍ਰੇਰਿਤ ਕੀਤਾ)। ਸ੍ਰੀ ਕ੍ਰਿਸ਼ਨ ਨੇ ਸਾਰੇ ਭੇਦ ਨੂੰ ਸਮਝ ਕੇ 
'ਸੀਤ ਜੂਰ” (ਕਾਂਬੇ ਵਾਲੇ ਤਾਪ) ਨੂੰ ਉਸ ਵਲ _ਭੇਜਿਆ। 'ਸੀਤ ਜੂਰ” ਨੂੰ ਵੇਖ ਕੇ ਤਾਪ” 


ਭਜ ਗਿਆ, ਜ਼ਰਾ ਵੀ ਨ ਸੰਭਲ ਸਕਿਆ। (ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ 
ਪੈਦਾ ਹੋਈ, (ਮਾਨੋ) _ਪੌਣ ਦਾ ਮਾਰਿਆ ਹੋਇਆ _ ਬਦਲ _ਉਡਿਆ _ ਜਾਂਦਾ _ਹੋਵੇ।੨੨੩੪। 


ਸ਼ਿਵ (ਦੇ ਮਨ) ਵਿਚ ਜਿਤਨਾ ਵੀ ਹੰਕਾਰ ਸੀ, (ਉਹ) ਸਾਰਾ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ 
ਕੇ ਅਤੇ ਯੁੱਧ ਕਰ ਕੇ ਨਸ਼ਟ ਕਰ ਦਿੱਤਾ। ਉਸ ਨੇ ਜੋ ਤੀਰਾਂ ਦੀ ਝੜੀ ਲਾਈ ਸੀ, 


2੧0 


ਸੀ _ਦਸਮ-ਗ੍ੰਥ _ਸਾਹਿਬ 


ਅਉਰ ਜਿਤੇ ਗਨ ਸੰਗ ਹੁਤੇ ਸਭ ਕੋ ਹਰਿ ਘਾਇ ਘਨੇ ਸੈਗਿ ਘਾਯੋ। 
ਐਸੋ_ਨਿਹਾਰ ਕੈ _ਪਉਰਖ _ਸ੍ਯਾਮ _ਗਨਪਤਿ _ਪਾਇਨ ਸੋ _ਲਪਟਾਯੋ। _੨੨੩੫। 


/ਨੈਵ ਭਾਲ 
ਹਾਵੀਯ” 
ਭੂਲ ਪਰਿਯੋ ਪ੍ਰਭ ਮੈ ਘਟ ਕਾਮ ਕੀਯੋ ਤੁਮ ਸੋ ਜੁ ਪੈ ਜੁਧ ਚਹਿਯੋ। 
ਤੋ ਕਹਾ ਭਯੋ ਜੋ ਰਿਸਿ ਆਇ ਭਿਰਿਯੋ ਤੁ ਕਹਾ ਇਹ ਠਾ ਮੇਰੇ ਮਾਨ ਰਹਿਯੋ। 
ਤੁਮਰੇ ਗੁਨ ਗਾਵਤ ਹੀ ਸਹਸ _ਫਨਿ ਅਉਰ _ਚਤੁਰਾਨਨ _ਹਾਰਿ ਰਹਿਯੋ। 
ਤੁਮਰੇ ਗੁਣ ਕਉਨ _ਗਨੈ ਕਹ ਲਉ ਜਿਹ ਬੇਦ ਸਕੈ ਨਹਿ ਭੇਦ ਕਹਿਯੋ। ੨੨੩੬। 
ਕਾਂਠਲਂ ਲਾਲ 
ਮਾਵੀਯਾ 
ਕਾ ਭਯੋ ਜੋ ਧਰਿ ਮੂੰਡ ਜਟਾ ਸੋ ਤਪੋਧਨ ਕੋ ਜਗ ਭੇਖ ਦਿਖਾਯੋ। 
ਜੁ ਕੋਊ ਲੋਚਨ ਮੂੰਦਿ ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ। 
ਅਉਰ ਕਹਾ ਜੋ ਪੈ ਆਰਤੀ ਲੈ ਕਰਿ ਧੂਪ ਜਗਾਇ ਕੈ ਸੰਖ ਬਜਾਯੋ। 
ਸ੍ਯਾਮ ਕਹੈ ਤੁਮ ਹੀ ਨ ਕਹੋ ਬਿਨ ਪ੍ਰੇਮ ਕਿਹੂ ਬ੍ਰਿਜ ਨਾਇਕ ਪਾਯੋ। ੨੨੩੭। 


ਤਿਉ ਚਤੁਰਾਨਨ _ਤਿਉਹੂ _ਖੜਾਨਨ ਤਿਉ ਸਹਸਾਨਨ ਹੀ ਗੁਨ ਗਾਯੋ। 
ਨਾਰਦ _ਸਕੂ ਸਦਾ ਸਿਵ _ਬ੍ਯਾਸ _ਇਤੇ ਗੁਨ ਸਯਾਮ ਕੋ ਗਾਇ ਸੁਨਾਯੋ। 
ਚਾਰੋ ਈ ਬੇਦ ਨ ਭੇਦ ਲਹਿਯੋ ਜਗ ਖੋਜਤ ਹੈ ਸਭ ਪਾਰ ਨ ਪਾਯੋ। 
ਸ੍ਯਾਮ ਭਨੈ ਤੁਮ ਹੀ ਨ ਕਹੋਂ ਬਿਨ ਪ੍ਰੇਮ ਕਹੂ ਬ੍ਰਿਜਨਾਥ ਰਿਝਾਯੋ। ੨੨੩੮। 


/ਨੋਵ ਨੂ ਲਾਲ ਕਾਨੂ ਨੂੰ ਸੋਂ 
ਯਵੀਯ 
ਪਾਇ ਪਰਿਯੋ ਸਿਵ ਜੂ ਹਰਿ ਕੇ ਕਹਿਯੋ ਮੋ ਬਿਨਤੀ ਹਰਿ ਜੂ ਸੁਨਿ ਲੀਜੈ। 
ਸੇਵਕ ਮਾਗਤ ਹੈ ਬਰੁ ਏਕ ਵਹੈ ਅਬ ਰੀਝਿ ਦਇਆ ਨਿਧਿ ਦੀਜੈ। 
ਹੇਰਿ ਹਮੈ ਕਬਿ ਸ੍ਯਾਮ ਭਨੈ ਕਬਹੂੰ _ਕਰੁਨਾ ਰਸ ਕੇ ਸੈਗਿ ਭੀਜੈ। 
ਬਾਹੈ ਕਟੀ ਸਹਸ੍ਰਾਭੁਜ ਕੀ ਤੁ ਭਲੋ ਤਿਹ ਕੋ ਅਬ ਨਾਸੁ ਨ ਕੀਜੈ। ੨੨੩੯। 


ਸੋ ਕਰਿਹੋ ਅਬ ਹਉ ਸੁਨਿ ਰੁਦੂ ਜੂ ਤੋ ਸੈਗਿ ਬੈਨ ਉਚਾਰਤ ਹਉ”। 
ਬਾਹੈ ਕਟੀ ਤਿਹ ਭੂਲਿ ਨਿਹਾਰਿ ਅਬ ਹਉ ਹੂ ਸੁ ਕ੍ਰੋਧ ਨਿਵਾਰਤ ਹਉ। 


ਰੀ 
<ਉ 


ਕ੍ਰਿਸਨਾਵਤਾਰ ੭੧੧ 


ਦੇ) ਨਾਲ ਜਿਤਨੇ _ਗਣ ਸਨ, (ਉਨ੍ਹਾਂ) ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ (ਤੀਰਾਂ ਦੇ) _ਘਾਓਆਂ 
ਨਾਲ ਘਾਇਲ ਕਰ ਦਿੱਤਾ। ਸ੍ਰੀ ਕ੍ਰਿਸ਼ਨ ਦੀ ਇਸ ਤਰ੍ਹਾਂ ਦੀ ਬਹਾਦਰੀ ਵੇਖ ਕੇ ਸ਼ਿਵ (ਉਨ੍ਹਾਂ 
ਦੇ) ਪੈਰਾਂ ਨਾਲ _ਲਿਪਟ _ਗਿਆ।੨੨੩੫। 
/ਲਵ ਨੇ /ਨੋਹਾ-- 
੭ਾਵੀਯਾ 

ਹੇ ਪ੍ਰਭੂ! ਭੁਲ ਕਰ ਕੇ ਮੈਂ (ਅਜਿਹਾ) ਘਟੀਆ ਕੰਮ ਕੀਤਾ ਹੈ ਕਿ ਤੁਹਾਡੇ ਨਾਲ 
ਯੁੱਧ _ਕਰਨਾ ਚਾਹਿਆ ਹੈ। ਤਾਂ ਕੀ ਹੋਇਆ, ਜੇ (ਮੈਂ) ਕ੍ਰੋਧ ਕਰ ਕੇ (ਤੁਹਾਡੇ ਨਾਲ) ਆ 
ਕੇ ਲੜਿਆ ਹਾਂ, ਫਿਰ ਕੀ ਹੋਇਆ, ਇਥੇ ਮੇਰਾ ਮਾਣ ਰਿਹਾ _ਹੈ। ਤੇਰੇ ਗੁਣਾਂ ਨੂੰ ਗਾਉਣ 
ਵਾਲਾ ਸ਼ੇਸ਼ ਨਾਗ ਅਤੇ ਬ੍ਰਹਮਾ ਹਾਰ ਗਿਆ ਹੈ। ਤੁਹਾਡੇ ਗੁਣ ਨੂੰ ਕੋਈ ਕਿਥੋਂ ਤਕ ਗਿਣੇ, 
ਜਿਸ ਦਾ ਭੇਦ ਵੇਦ ਵੀ ਨਹੀਂ ਕਹਿ _ਸਕਦੇ।੨੨੩੬। 
ਕਵੀ ਨੰ _/ਨੈਹਾ-- 


ਨਾਵੰਯਾ 


ਕੇ 
ਕੇ 
(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ 
ਦਸੋ ਕਿ ਬਿਨਾ ਪ੍ਰੇਮ ਦੇ ਕਿਸ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ _ਹੈ।੨੨੩੭। 
ਚਾਰ ਮੂੰਹਾਂ ਵਾਲਾ (ਬ੍ਰਹਮਾ), ਉਸੇ ਸਮਾਨ ਛੇ _ਮੂਹਾਂ ਵਾਲਾ _(ਕਾਰਤਿਕੇ) ਅਤੇ ਹਜ਼ਾਰ 
ਮੂੰਹਾਂ ਵਾਲਾ _(ਸ਼ੇਸ਼ਨਾਗ) _ਵੀ ਗੁਣ ਗਾਉਂਦਾ ਹੈ। ਨਾਰਦ, ਇੰਦਰ, ਸ਼ਿਵ, _ਵਿਆਸ ਆਦਿ 
ਇਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ ਹੈ, ਚੌਹਾਂ ਹੀ ਵੇਦਾਂ ਨੇ _ਭੇਦ ਨਹੀਂ 
ਪਾਇਆ। ਸਾਰਾ ਜਗਤ ਖੋਜ ਰਿਹਾ ਹੈ, (ਪਰ) ਕਿਸੇ ਨੇ ਵੀ ਪਾਰ ਨਹੀਂ ਪਾਇਆ। (ਕਵੀ) 
ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਹੀਂ ਦਸਦੇ ਕਿ ਬਿਨਾ ਪ੍ਰੇਮ ਦੇ ਕਿਸੇ ਨੇ ਸ੍ਰੀ ਕ੍ਰਿਸ਼ਨ 
ਨੂੰ ਪ੍ਰਸੰਨ _ਕੀਤਾ _ਹੈ।੨੨੩੮। 


੭ਾਵੀਯਾ 

ਸ਼ਿਵ ਜੀ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ ਅਤੇ ਕਹਿਣ ਲਗਿਆ -- ਹੇ ਕ੍ਰਿਸ਼ਨ 
ਜੀ! ਮੇਰੀ ਬੇਨਤੀ ਸੁਣ _ਲਵੋ। (ਮੈਂ ਤੁਹਾਡਾ) ਸੇਵਕ ਇਕ _ਵਰ ਮੰਗਦਾ ਹਾਂ, ਹੇ ਦਇਆ- 
ਨਿਧੀ! ਹੁਣ ਰੀਝ ਕੇ ਉਹ (ਵਰ) ਦੇ ਦਿਓ। ਕਵੀ ਸ਼ਿਆਮ ਕਹਿੰਦੇ ਹਨ, ਮੈਨੂੰ ਵੇਖ ਕੇ 


ਕਦੇ ਤਾਂ ਕਰੁਣ ਰਸ ਨਾਲ _ਭਿਜ _ਜਾਓ। _ਸਹਸੁਬਾਹੁ _ਦੀਆਂ (ਜੋ ਤੁਸੀਂ) _ਬਾਂਹਵਾਂ _ਕਟੀਆਂ 
ਹਨ, ਉਹ ਤਾਂ ਠੀਕ ਹੈ, (ਪਰ) ਹੁਣ ਉਸ ਨੂੰ ਨਸ਼ਟ ਨ ਕਰੋ।੨੨੩੯। 
ਐਸ਼ਨ ਆੰ ਨੇ ਐਵ ਪੁੱਤ ਕਹਾ-- 
ਮਾਵੀਲ” 

ਹੇ ਰੁਦੂ ਜੀ! ਸੁਣੋ, ਜੋ ਹੁਣ ਮੈਂ ਕਹਾਂਗਾ, (ਉਹ) ਬੋਲ ਤੁਹਾਡੇ ਨਾਲ ਸਾਂਝੇ ਕਰਦਾ 
ਹਾਂ। ਉਸ ਦੀ ਭੁਲ ਵੇਖ ਕੇ ਬਾਹਵਾਂ ਕਟੀਆਂ ਹਨ, ਹੁਣ ਮੈਂ (ਆਪਣਾ) ਕ੍ਰੋਧ _ਨਿਵਾਰਦਾ 


2੧੨ 


ਤਾ ਤੇ ਡੰਡ ਹੀ ਦੈ ਕਰਿ ਛੋਰਿ ਦਯੋ ਇਹ ਤੇ ਨਾਹਿ ਤਾਹਿ ਸੰਘਾਰਤ ਹਉ। ੨੨੪0। 
ਯੌ _ਬਖਸਾਇ ਕੈ ਸ੍ਯਾਮ ਜੂ ਸੋ ਤਿਹ ਭੂਪ ਕੋ ਸ੍ਯਾਮ ਕੇ ਪਾਇਨ ਡਾਰੋ। 


ਪੌਤੁ ਕੋ ਬ੍ਯਾਹ ਕਰੋ ਇਹ ਕੀ ਦੁਹਿਤਾ ਸੈਗਿ ਅਉਰ ਕਛੂ ਮਨ ਮੈ ਨ ਬਿਚਾਰੋ। 
ਯੌ ਕਰਿ ਬ੍ਯਾਹ ਸੰਗ ਉਖਹ ਲੈ ਅਨਰੁਧ ਕੋ_ਸ੍ਯਾਮ ਜੂ ਧਾਮਿ _ਸਿਧਾਰੋ। ੨੨੪੧। 
ਜੋ ਸੁਨਿ ਹੈ ਗੁਨ ਸ੍ਯਾਮ ਜੂ ਕੇ ਫੁਨਿ ਅਉਰਨ ਤੇ ਅਰੁ ਆਪਨ ਗੈ_ਹੈ। 

ਆਪਨ ਜੋ ਪੜ ਹੈ ਪੜਵਾਇ ਹੈ ਅਉਰ ਕਬਿਤਨ ਬੀਚ _ਬਨੈ ਹੈ। 

ਸੋਵਤ ਜਾਗਤ ਧਾਵਤ ਧਾਮ ਸੁ ਸ੍ਰੀ ਬ੍ਰਿਜ ਨਾਇਕ ਕੀ ਸੁਧਿ ਲੈ ਹੈ। 

ਸੋਊ ਸਦਾ ਕਬਿ ਸ੍ਯਾਮ ਭਨੈ ਫੁਨਿ ਯਾ ਭਵ ਭੀਤਰ ਫੇਰਿ ਨ _ਐ ਹੈ। ੨੨੪੨। 


ਇਤ ਲੀ ਦਸਮ ਕੰਧ ਪੁਰਾਣੇ ਯੰਚਿਤੂ ਨਾਟਕ ਗੁੰਲੇ_ /ਕਰਲਨਾਵਤਾਨੇ _ਖਾਣਾਲੁਰਾ 
ਕੋ ਲੀਂਤ ਅਨਰੁਧਾ ਊਸ਼ਾ ਕੌ _ਲੂਯਹ /ਨਆਵਤ ਭਣ/ 
ਅਥ ਡਿਗ ਰਾਜਾ ਕੋ ਉਧਾਰ ਕਥਨੰ 
ਚੱਪਣ? 
ਏਕ ਭੂਪ ਛਤ੍ਰੀ ਡਿਗ ਨਾਮਾ। _ਧਰਿਯੋ ਤਾਹਿ _ਕਿਰਲਾ ਕੋ_ਜਾਮਾ। 
ਸਭ _ਜਾਦਵ ਮਿਲਿ _ਖੇਲਨ ਆਏ। ਪ੍ਯਾਸੇ ਭਏ ਕੂਪ _ਪਿਖਿ ਧਾਏ। ੨੨੪੩। 


ਇਕ _ਕਿਰਲਾ ਤਿਹ ਮਾਹਿ ਨਿਹਾਰਿਯੋ। _ਕਾਢੈ ਯਾ ਕੋ ਇਹੈ ਬਿਚਾਰਿਯੋ। 
ਕਾਢਨ ਲਗੇ ਨ _ਕਾਢਿਯੋ __ਗਯੋ। _ਅਤਿ ਅਸਚਰਜ _ਸਭਹਿਨ ਮਨਿ _ਭਯੋ। ੨੨੪੪੧ 


ਲਾਏਵ ਕਾਲ ਕਾਨੂ ਨੇ ਸੋਂ 
ਦੰਹਰਾ 
ਸਭ ਸੁਚਿੰਤ ਜਾਦਵ ਭਏ ਗਏ ਕ੍ਰਿਸਨ ਪੈ ਧਾਇ। 
ਕਹਿ ਕਿਰਲਾ ਇਕ ਕੂਪ ਮੈ ਤਾ ਕੋ ਕਰਹੁ ਉਪਾਇ। ੨੨੪੫॥। 


ਕਾ/ਭਤ 


ਸੁਨਤ ਹੀ _ਬਾਤੈ ਸਭ _ਜਾਦਵ ਕੀ ਜਦੁਰਾਇ 
ਜਾਨਿਓ ਸਭ ਭੇਦ ਕਹੀ ਬਾਤ _ਮੁਸਕਾਇ ਕੈ। 
ਕਹਾ ਵਹ ਕੂਪ ਕਹਾ ਪਰਿਓ ਹੈ ਕਿਰਲਾ ਤਾ ਮੈ 
ਬੋਲਤ ਭਯੋ _ਯੌ ਮੁਹ ਦੀਜੀਐ ਦਿਖਾਇ ਕੈ। 
ਆਗੇ ਆਗੇ ਸੋਊ ਘਨ ਸ੍ਯਾਮ ਤਿਨ ਪਾਛੇ ਪਾਛੈ 
ਚਲਤ _ਚਲਤ ਜੋ _ਨਿਹਾਰਿਯੋ ਸੋਊ ਜਾਇ ਕੈ। 
ਮਿਟਿ ਗਏ ਪਾਪ ਤਾ ਕੇ ਏਕੋ ਨ ਰਹਨ ਪਾਏ 
ਭਯੋ ਨਰ ਜਬੈ ਹਰਿ ਲੀਨੋ ਹੈ ਉਠਾਇ ਕੈ। ੨੨੪੬। 


ਕ੍ਰਿਸਨਾਵਤਾਰ ੭੧੩ 


ਸੰਘਾਰਦਾ _ਨਹੀਂ__ਹਾਂ।੨੨੪0। 


(ਸ਼ਿਵ ਨੇ) ਇਸ ਤਰ੍ਹਾਂ ਕ੍ਰਿਸ਼ਨ ਜੀ ਤੋਂ ਬਖ਼ਸ਼ਵਾ ਕੇ, ਉਸ ਰਾਜੇ ਨੂੰ ਸ੍ਰੀ ਕ੍ਰਿਸ਼ਨ ਦੇ 
ਪੈਰੀਂ ਪਾ ਦਿੱਤਾ। ਹੇ ਪ੍ਰਭੂ! ਭੁਲ ਕੇ ਰਾਜੇ ਨੇ (ਇਹ) ਕੰਮ ਕੀਤਾ ਹੈ, ਹੁਣ ਤੁਸੀਂ ਆਪਣੇ 
ਕਰੋਧ ਨੂੰ ਦੂਰ ਕਰ _ਦਿਓ। (ਆਪਣੇ) ਪੋਤਰੇ ਦਾ ਵਿਆਹ _ਇਸ _ਦੀ ਪੁੱਤਰੀ ਨਾਲ ਕਰੋਂ, 
ਹੋਰ ਮਨ ਵਿਚ ਕੁਝ ਨ ਵਿਚਾਰੋ। ਹੇ ਕ੍ਰਿਸ਼ਨ ਜੀ! ਇਸ ਤਰ੍ਹਾਂ ਊਖਾ ਨਾਲ ਵਿਆਹ _ਕਰ 
ਕੇ, _ਅਨੁਰੁੱਧ _ਨੂੰ _ਲੈ _ਕੇ _ਘਰ _ਜਾਓ।੨੨੪੧। 

ਜੋ ਕ੍ਰਿਸ਼ਨ ਜੀ ਦੇ ਗੁਣ ਹੋਰਾਂ ਤੋਂ ਸੁਣਦਾ ਹੈ ਅਤੇ ਫਿਰ ਆਪ ਗਾਉਂਦਾ ਹੈ। ਜੋ 


ਆਪ ਪੜ੍ਹਦਾ ਹੈ, (ਦੂਜਿਆਂ ਨੂੰ) ਪੜ੍ਹਵਾਉਂਦਾ ਹੈ ਅਤੇ _ਕਬਿੱਤਾਂ (ਕਵਿਤਾਵਾਂ) ਵਿਚ _ਰਚਦਾ 
ਹੈ। _ਸੌਂਦਿਆਂ, _ਜਾਗਦਿਆਂ, _ਘਰ _ ਵਿਚ _ ਤੁਰਦਿਆਂ _ਫਿਰਦਿਆਂ ਸ੍ਰੀ ਕ੍ਰਿਸ਼ਨ _ਦਾ ਸਿਮਰਨ 
ਕਰਦਾ ਹੈ। ਕਵੀ ਸ਼ਿਆਮ ਕਹਿੰਦੇ ਹਨ, ਉਹੀ ਹਮੇਸ਼ਾ ਲਈ ਫਿਰ ਇਸ ਭਵ-ਸਾਗਰ ਵਿਚ 
ਨਹੀ ਆਵੇਗਾ।੨੨੪੨। 

/ਏਥੋਂ_ ਨੂਂ ਦਸ ਨੈਕੰਧਾ ਠਰਾਣ; ਯਾਓਤੂ ਨਾਟਕ ਗੰਨਾ ਦੇ /ਕ੍ਰੈਸ਼ਨਾਵਤਾਰਾ ਦੇ ਕਾਠਾਲੁਰ` ਨੂੰ 

ਲਤਾ ਕੈ ਅਨਕੁੱਧ ਲਾ ਨੂੰ /ਵੋਆਹਾ /ਨੈਆਏ, _ ਪੁਨੰਗਾ ਨਨਾਪਤ/ 
ਹੁਣ ਡਿਗ ਰਾਜੇ ਦੇ ਉੱਧਾਰ ਦਾ ਕਥਨ 
ਚੱਪਣ/ 

“ਡਿਗ” ਨਾਂ ਦਾ ਇਕ ਛਤ੍ਰੀ ਰਾਜਾ ਸੀ। ਉਸ ਨੇ ਕਿਰਲੇ ਦੀ ਦੇਹ 
ਲਈ। _ਸਾਰੇ _ਯਾਦਵ (ਬਾਲਕ) _ਖੇਡਣ ਲਈ ਆ ਗਏ। (ਜਦੋਂ) ਪਿਆਸੇ ਹੋਏ, 
ਨੂੰ ਵੇਖ _ਕੇ (ਉਧਰ _ਵਲ) _ਗਏ।੨੨੪੩। 

(ਉਨ੍ਹਾਂ ਨੇ) ਉਸ ਵਿਚ _ਕਿਰਲਾ _ਵੇਖਿਆ। (ਫਿਰ) ਇਹ ਵਿਚਾਰ ਕੀਤਾ ਕਿ ਇਸ 
ਨੂੰ (ਬਾਹਰ) ਕਢਿਆ _ਜਾਏ। _(ਉਹ) _ਕਢਣ ਲਗੇ, (ਪਰ ਉਨ੍ਹਾਂ ਤੋਂ) ਕਢਿਆ ਨ _ਗਿਆ। 
(ਤਾਂ) ਸਭ ਦੇ ਮਨ ਵਿਚ ਅਸਚਰਜ _ਹੋਇਆ।੨੨੪੪। 
ਦੰਹਰ” 

ਸਾਰੇ ਯਾਦਵ ਚਿੰਤਿਤ ਹੋ ਗਏ ਅਤੇ ਕ੍ਰਿਸ਼ਨ ਪਾਸ ਭਜ ਕੇ ਗਏ। (ਉਨ੍ਹਾਂ ਨੇ) ਕਿਹਾ 
ਕਿ ਖੂਹ _ਵਿਚ _ਇਕ _ਕਿਰਲਾ ਹੈ, _ਉਸ ਨੂੰ _(ਕਢਣ _ਦਾ) _ਉਪਾ ਕਰੋ।੨੨੪੫। 
ਕਾ/ਭੱਤਾ 


ਪਿਆ ਹੈ, (ਫਿਰ) ਇਸ ਤਰ੍ਹਾਂ ਕਹਿਣ ਲਗੇ ਕਿ ਮੈਨੂੰ ਵਿਖਾ ਦਿਓ। ਅਗੇ ਅਗੇ 
(ਯਾਦਵ) ਸਨ, ਅਤੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਪਿਛੇ 
ਜਾ ਕੇ ਉਸ (ਕਿਰਲੇ) ਨੂੰ ਵੇਖਿਆ। (ਸ੍ਰੀ ਕ੍ਰਿਸ਼ਨ 


ਮਿਟ ਗਏ, ਇਕ ਵੀ ਨ ਰਿਹਾ। ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) 
ਬਣ ਗਗਿਆ।੨੨੪੬। 


੭੧੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਹਾਵੀੰਯ” 
ਤਾਹੀ ਕੀ ਮੋਛ ਭਈ ਛਿਨ ਮੈ ਜਿਨ ਏਕ ਘਰੀ ਘਨ ਸ੍ਯਾਮ ਜੂ ਧ੍ਯਾਯੋ। 
ਅਉਰ ਤਰੀ _ਗਨਿਕਾ ਤਬ ਹੀ ਜਿਹ ਹਾਥ ਲਯੋ ਸੁਕ ਸਯਾਮ _ਪੜਾਯੋ। 
ਕੋ ਨ ਤਰਿਯੋ ਜਗ ਮੈ ਨਰ ਜਾਹਿ ਨਰਾਇਨ ਕੋ ਚਿਤਿ ਨਾਮੁ ਬਸਾਯੋ। 
ਏਤੇ ਪੈ ਕਿਉ ਨ ਤਰੈ ਕਿਰਲਾ ਜਿਹ ਕੋ ਹਰਿ ਆਪਨ ਹਾਥ _ਲਗਾਯੋ। ੨੨੪੭। 


ਤੰਟਾਕਾ 
ਜਬ ਹੀ ਸੋਊ ਸ੍ਯਾਮ ਉਠਾਇ ਲਯੋ। ਤਬ ਮਾਨੁਖ ਕੋ ਸੋਊ ਬੇਖ ਭਯੋ। 
ਤਬ ਯੌ ਬ੍ਰਿਜ ਨਾਥ ਸੁ ਬੈਨ ਉਚਾਰੇ। ਤੇਰੋ ਦੇਸੁ ਕਹਾ ਤੇਰੋ ਨਾਮ ਕਹਾ ਰੇ। ੨੨੪੮। 


ਸਰਨਾ 
ਡਿਗ ਮੇਰੋ ਥੋ ਨਾਉ ਏਕ ਦੇਸ ਕੋ ਭੂਪ ਹੋ। 
ਸੋ ਤੁਮ ਕਥਾ ਸੁਨਾਉ ਜਾ ਤੇ ਹਉ ਕਿਰਲਾ ਭਯੋ। ੨੨੪੯। 


ਕਾ/ਭਤ 


ਕਹਿਯੋ ਮੇਰੀ ਗਊ ਤਾ ਕੋ ਧਨੁ ਦੈ ਰਹਿਓ ਸੁਨਾਇ ਕੈ। 
ਵਾ ਨ ਧਨ ਲਯੋ ਮੋਹਿ ਇਹੈ ਸਰਾਪ ਦਯੋ 
ਹੋਹੁ ਕਿਰਲਾ ਕੂਆ ਕੋ ਹਉ ਸੁ ਭਯੋ ਤਾ ਤੇ ਆਇ ਕੈ। ੨੨੫0। 
ਦੰਹਰਾ 
ਤੁਮਰੇ ਕਰ ਤੇ ਛੂਅਤ ਅਬ ਮਿਟਿ ਗਏ ਸਗਰੇ ਪਾਪ। 
ਸੋ ਫਲ ਲਹਿਯੋ ਜੁ ਬਹੁਤੁ ਦਿਨ ਮੁਨਿ ਕਰਿ ਪਾਵਤ ਜਾਪ। ੨੨੫੧। 


/ਛੱਤਾ ਸੀ ਲਾਝੇਤ੍ਰ ਨਾਟਕ ਕੁੰਥੇ ,੍ਰਸਨਾਵਤਾਨੇ /ਕੈਰਲਾ ਕੌ ਕੂਪ ਤੇ ਕਾ 
ਕੈ _ਇਧਾਨ ਕਰਤਾ ਭਲੇ /ਨ#ਨਏ' ਨੰਮਰਨੰ/ 
ਅਥ ਗੋਕੁਲ ਬਿਖੈ ਬਲਿਭਦੂ ਜੂ ਆਏ 
ਚੱਪਣ/ 
ਤਿਹ ਉਧਾਰਿ ਪ੍ਰਭ ਜੂ ਗ੍ਰਿਹਿ ਆਯੋ। _ਗੋਕੁਲ ਕਉ _ਬਲਿਭਦ੍ਹ _ਸਿਧਾਯੋ। 
ਆਇ ਨੰਦ ਕੇ ਪਾਇਨ ਲਾਗਿਯੋ। ਸੁਖੁ ਅਤਿ ਭਯੋ ਸੋਕ ਸਭ _ਭਾਗਿਯੋ। ੨੨੫੨। 


ਕ੍ਰਿਸਨਾਵਤਾਰ ੭੧੫ 


ਤੰਟਕਾ 

ਜਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਉਠਾ ਲਿਆ, ਤਦ ਹੀ ਉਸ ਦਾ ਮਨੁੱਖ ਰੂਪ ਹੋ ਗਿਆ। 
ਤਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਇਸ ਤਰ੍ਹਾਂ ਬਚਨ ਕਹੇ ਕਿ ਤੇਰਾ ਦੇਸ ਕਿਹੜਾ ਹੈ ਅਤੇ 
ਤੇਰਾ ਨਾਂ _ਕੀ ਹੈ?੨੨੪੮। 


“ਡਿਗ” ਮੇਰਾ ਨਾਂ ਸੀ ਅਤੇ (ਮੈਂ) ਇਕ ਦੇਸ ਦਾ ਰਾਜਾ ਸਾਂ। ਹੁਣ ਉਹ ਕਥਾ ਤੁਹਾਨੂੰ 


ਤੁਹਾਡੇ ਹੌਥ ਨਾਲ ਛੋਹੈਦਿਆਂ ਹੀ ਹੁਣ ਮੇਰੇ ਸਾਰੇ ਪਾਪ ਮਿਟ ਗਏ _ਹਨ। (ਸੈਂ ਸਹਿਜ 
ਹੀ) ਉਹ ਫਲ ਪਾ ਲਿਆ ਹੈ ਜੋ ਮੁਨੀ ਲੋਗ ਬਹੁਤ ਦਿਨਾਂ ਤਕ ਜਪ ਕਰ ਕੇ ਪ੍ਰਾਪਤ 
ਕਰਦੇ _ਹਨ।੨੨੫੧। 
/ਏਥੋ ਨੰ ਲੰਓਤਾ ਨਾਟਕ ਗੁੰਝ ਦੇ ਨਰਸਨਾਵਤਾਰ ਦੇ /ਨੈਰਲੋ ਨੂੰ ਯਹ ਤੱ ਕਫ ਕੇ 
ਓੱਧਾਨ ਕੰਡੇ ਲਾਣ ਦਾ _ਆ/ਨਆ/ਏ _ਅਆਪਤਾ/ 
ਹੁਣ ਗੋਕਲ ਵਿਚ _ਬਲਭਦੂ _(ਬਲਰਾਮ) ਜੀ ਆਏ 
ਜਪਣ 
ਉਸ (ਡਿਗ ਰਾਜੇ) ਦਾ ਉੱਧਾਰ ਕਰ ਸ੍ਰੀ ਕ੍ਰਿਸ਼ਨ ਜੀ ਘਰ ਆ ਗਏ ਅਤੇ ਬਲਭਦੂ 
ਗੋਕਲ _ਵਲ ਚਲਾ _ਗਿਆ। _(ਗੋਕਲ)ਆ ਕੇ _(ਬਲਭਦੂ) ਨੰਦ _ਦੇ ਪੈਰੀਂ _ਪਿਆ। (ਨੰਦ ਨੂੰ) 
ਬਹੁਤ _ਸੁਖ ਪ੍ਰਾਪਤ _ਹੋਇਆ _ ਅਤੇ _ਸਾਰੇ _ਗ਼ਮ _ਦੂਰ _ਹੋ__ਗਏ।੨੨੫੨। 


੭੧੬ ਸ੍ਰੀ _ਦਸਮ-ਗ੍ਰੰਥ _ਸਾਹਿਬ 


ਨੰਦ ਕੇ ਪਾਇਨ ਲਾਗਿ ਹਲੀ ਚਲਿ ਕੈ ਜਸੁਧਾ ਹੂੰ ਕੇ ਮੰਦਿਰ ਆਯੋ। 
ਦੇਖਤ ਹੀ ਤਿਹ ਕੋ ਕਬਿ ਸ੍ਯਾਮ ਸੁ ਪਾਇਨ ਉਪਰਿ ਸੀਸ ਝੁਕਾਯੋ। 
ਕੈਠਿ ਲਗਾਇ ਲਯੋ _ਕਹਿਯੋ ਸੋਊ ਯੌ ਮਨ ਮੈ ਕਬਿ ਸ੍ਯਾਮ ਬਨਾਯੋ। 
ਸ੍ਯਾਮ ਜੂ ਲੇਤ ਕਬੈ ਹਮਰੀ ਸੁਧਿ ਮਾਇ ਯੋ ਰੋਇ ਕੈ ਤਾਤ ਸੁਨਾਯੋ। ੨੨੫੩। 


ਕਾਭਤ 
ਗੋਪੀ ਸੁਨਿ ਪਾਯੋ ਇਹ ਠਉਰ _ਬਲਿਭਦੂ ਆਯੋ 
ਸ੍ਯਾਮ ਆਯੋ ਹ੍ਹੈ ਹੈ ਮਾਗ ਸੇਧੁਰ ਭਰਤ ਹੈ। 
ਬੇਸਰ _ਬਿੰਦੂਆ ਤਨਿ ਭੂਖਨ ਬਨਾਇ 
ਕਬਿ ਸ੍ਯਾਮ _ਚਾਰੁ _ਲੋਚਨਨ ਅੰਜਨੁ _ਧਰਤ ਹੈ। 
ਦਾਮਿਨੀ ਸੀ _ਦਮਕ _ਦਿਖਾਇ ਨਿਜ ਕਾਇ ਆਇ 
ਬੂਝੈ ਮਾਤ ਭ੍ਰਾਤ ਕੀ ਨ ਸੰਕਾ ਕੋ ਕਰਤ ਹੈ। 
ਦੀਜੈ ਘਨ ਸ੍ਯਾਮ ਕੀ ਬਤਾਇ ਸੁਧਿ ਹਾਇ ਹਮੈ 
ਸ੍ਯਾਮ _ਬਲਿਰਾਮ ਹਾ ਹਾ _ਪਾਇਨ ਪਰਤ ਹੈ। _੨੨੫੪। 
ਕਾਂਝਲਂ ਲਾਲ 
ਸਰਨਾ 
ਹਲੀ ਕੀਯੋ ਸਨਮਾਨ ਸਭ _ਗੁਆਰਿਨ ਕੋ ਤਿਹ ਸਮੈ। 
ਹਉ ਕਹਿ ਹਉ ਸੁ ਬਖਾਨਿ ਜਿਉ ਕਥ ਆਗੇ ਹੋਇ ਹੈ। ੨੨੫੫। 
ਮਾਵੀਲ” 
ਏਕ ਸਮੈ ਮੁਸਲੀਧਰ ਤਾਹੀ ਮੈ ਆਨੰਦ ਸੋ ਇਕ ਖੇਲੁ ਮਚਾਯੋ। 
ਯਾਹੀ ਕੇ ਪੀਵਨ ਕੋ _ਮਦਰਾ ਹਿਤ ਸ੍ਯਾਮ ਜਲਾਧਿਪ ਦੈ ਕੈ ਪਠਾਯੋ। 
ਪੀਵਤ ਭਯੋ ਤਬ ਸੋ ਮੁਸਲੀ ਮਦਿ ਮਤਿ ਭਯੋ ਮਨ ਮੈ ਸੁਖ ਪਾਯੋ। 
ਨੀਰ _ਚਹਿਯੋ ਜਮੁਨਾ ਕੀਯੋ _ਮਾਨੁ ਸੁ ਐਚ ਲਈ ਹਲ ਸਿਉ ਕਬਿ ਗਾਯੋ। ੨੨੫੬। 


ਜਨਾ ਲਾਜ ਹਨੀ ਮੱ 
ਹਰਨ 
ਲੇਹੁ ਹਲੀ ਤੁਮ ਨੀਰੁ ਬਿਨੁ ਦੀਜੈ ਨਹ ਦੋਸ ਦੁਖ। 
ਸੁਨਹੁ _ਬਾਤ _ਰਨਧੀਰ ਹਉ ਚੇਰੀ ਜਦੁਰਾਇ _ਕੀ। _੨੨੫੭। 
ਹਾਵੀਯਾਂ 
ਦੁਇ ਹੀ ਸੁ ਮਾਸ ਰਹੇ ਤਿਹ ਠਾ ਫਿਰਿ ਲੈਨ ਬਿਦਾ ਚਲਿ ਨੰਦ ਪੈ ਆਏ। 
ਫੇਰਿ ਗਏ ਜਸੋਧਾ ਹੂ ਕੇ ਮੰਦਿਰ ਤਾ ਪਗ ਪੈ ਇਹ ਮਾਥ ਛੁਹਾਏ। 


ਕ੍ਰਿਸਨਾਵਤਾਰ ੭੧੭ 


ਨੰਦ ਦੇ ਪੈਰੀਂ ਧੈ ਕੇ ਬਲਰਾਮ (ਉਥੋਂ) ਚਲ ਕੇ _ਜਸੋਧਾ ਦੇ ਘਰ ਵਿਚ ਆਇਆ। 
ਕਵੀ ਸ਼ਿਆਮ _(ਕਹਿੰਦੇ ਹਨ), _ਉਸ _ਨੂੰ ਵੇਖਦਿਆਂ ਹੀ _(ਬਲਰਾਮ ਨੇ) ਪੈਰਾਂ _ਉਤੇ _ਸਿਰ 
ਝੁਕਾ ਦਿੱਤਾ। ਕਵੀ ਸ਼ਿਆਮ (ਕਹਿੰਦੇ ਹਨ) (ਜਸੋਧਾ ਨੇ _ਉਸ ਨੂੰ) ਗਲੇ ਨਾਲ ਲਗਾ ਲਿਆ 
ਅਤੇ ਉਹੀ ਕਿਹਾ ਜੋ ਮਨ ਵਿਚ _ਸੋਚਿਆ। 'ਕਦੇ ਕ੍ਰਿਸ਼ਨ ਜੀ ਨੇ ਸਾਡੀ ਵੀ _ਖਬਰ-ਸਾਰ 

ਕੇ ਮਾਤਾ ਨੇ _ ਆਪਣੇ ਪੁੱਤਰ _(ਬਲਰਾਮ) ਨੂੰ _(ਕਹਿ ਕੇ) 

ਸੁਣਾਇਆ।੨੨੫੩। 
ਕਾ/ਭੱਤਾ 

ਗੋਪੀਆਂ ਨੇ ਸੁਣ ਲਿਆ ਕਿ ਉਸ ਥਾਂ (ਨੰਦ ਦੇ ਘਰ) ਬਲਰਾਮ ਆਇਆ ਹੈ। 
(ਫਿਰ ਮਨ ਵਿਚ ਵਿਚਾਰ ਪੈਦਾ ਹੋਇਆ ਕਿ) ਕ੍ਰਿਸ਼ਨ ਵੀ ਆਇਆ ਹੋਵੇਗਾ, (ਇਸ _ਕਰ 
ਕੇ ਉਨ੍ਹਾਂ ਨੇ) ਮਾਂਗਾਂ ਵਿਚ ਸੰਧੂਰ ਲਿਆ। ਕਵੀ ਸ਼ਿਆਮ (ਕਹਿੰਦੇ ਹਨ), ਨੱਥ, ਬਿੰਦੀ 
ਅਤੇ _ਸ਼ਰੀਰ _ਉਤੇ _ਗਹਿਣੇ ਤੇ ਬਸਤ੍ਰ _ਸਜਾ ਕੇ ਸੁੰਦਰ ਨੈਣਾਂ ਵਿਚ _ਕਜਲਾ ਪਾ _ਲਿਆ। 
ਆਪਣੇ ਸ਼ਰੀਰ _('ਨਿਜ-ਕਾਇ”) ਦੀ ਬਿਜਲੀ ਵਰਗੀ ਚਮਕ ਆ ਕੇ ਵਿਖਾਈ। (ਆ ਕੇ) 
ਮਾਂ, ਪਿਉ ਜਾਂ ਭਰਾ ਦੀ ਸ਼ਰਮ ਕੀਤੇ _ਬਿਨਾ _ਪੁਛਦੀਆਂ _ਹਨ। _ਹੇ _ਬਲਰਾਮ! ਤੇਰੇ ਪੈਰੀਂ 
ਪੈਂਦੀਆਂ ਹਾਂ, ਹਾਇ ਸਾਨੂੰ _ਬਦਲਾਂ ਵਰਗੇ ਕਾਲੇ ਕ੍ਰਿਸ਼ਨ ਬਾਰੇ _ਕੂਝ _ਤਾ ਦਸ _ਦਿਓ।੨੨੫੪। 
ਕਵੀ ਨੰ _/ਨੈਹਾ-- 
ਸਰਨਾ 

ਬਲਰਾਮ _ਨੇ _ ਉਸ _ਵੇਲੇ ਸਾਰੀਆਂ _ਗੋਪੀਆਂ ਦਾ ਸਨਮਾਨ _ਕੀਤਾ। ਮੈਂ _ਉਸ ਕਥਾ 
ਦਾ _ਬਖਾਨ _ਕਰਦਾ ਹਾਂ ਜੋ ਅਗੇ ਹੋਈ _ਹੈ।੨੨੫੫। 
ਮਾਵੀਲ” 

ਇਕ ਵਾਰ _ਬਲਰਾਮ ਨੇ ਉਨ੍ਹਾਂ ਵਿਚ ਆਨੰਦ ਪੂਰਵਕ ਇਕ _ਖੇਡ _ਰਚਾਈ। _ਇਸ 
ਦੇ ਪੀਣ ਲਈ ਸ਼ਿਆਮ ਨੇ _ਵਰੁਨ _('ਜਲਾਧਿਪ”) ਨੂੰ ਸ਼ਰਾਬ ਦੇ ਕੇ _ਭੇਜਿਆ। ਉਸ ਵੇਲੇ 


੮ 


ਬਲਰਾਮ ਨੇ ਸ਼ਰਾਬ ਪੀ ਲਈ ਅਤੇ ਮਸਤ ਹੋ ਗਿਆ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ 
ਕੀਤਾ। (ਉਸ ਨੇ ਨਸ਼ੇ ਦੀ ਹਾਲਤ ਵਿਚ) ਪਾਣੀ ਚਾਹਿਆ, ਪਰ ਜਮਨਾ ਨੇ _ਮਾਣ ਕਰ 
ਲਿਆ (ਅਤੇ _ਬਲਰਾਮ ਕੋਲ ਨ ਆਈ)। (ਬਲਰਾਮ ਨੇ ਉਸ ਨੂੰ) ਹਲ ਨਾਲ ਖਿਚ _ਲਿਆ। 
(ਇਸ _ ਤਰ੍ਹਾਂ) _ਕਵੀਆਂ _ਨੇ _ ਵਰਣਨ _ ਕੀਤਾ _ਹੈ।੨੨੫੬। 


ਜਮਨਾ ਨੰ _ਲਲਰ#` ਨੂੰ /ਨੈਹਾ-- 
ਨੱਰਠਾ 

ਹੇ ਬਲਰਾਮ! ਤੁਸੀਂ ਪਾਣੀ ਲੈ ਲਵੋ, (ਪਰ) ਬਿਨਾ ਦੋਸ਼ ਮੈਨੂੰ ਦੁਖ ਨ ਦਿਓ। ਹੇ 
ਰਣਧੀਰ! (ਮੇਰੀ) ਗੱਲ ਸੁਣੋ, ਮੈਂ ਸ੍ਰੀ ਕ੍ਰਿਸ਼ਨ ਦੀ ਦਾਸੀ ਹਾਂ (ਇਸ ਲਈ ਤੁਹਾਡੀ ਆਗਿਆ 
ਦਾ ਪਾਲਨ _ਨ ਕਰ _ਸਕੀ)।੨੨੫੭। 


੭ ਵਇਿ 


ਸੀ _ਦਸਮ-ਗ੍ਰੰਥ _ਸਾਹਿਬ 


& 


ਸੋਕ ਕੀਯੋ _ਦੁਹ ਨੈਨ ਬਹਾਏ। 
ਯੌ _ਕਹੀਯੋ ਹਰਿ ਕਿਉ ਨਹੀ ਆਏ। ੨੨੫੮। 


ਮਾਗਤ ਭਯੋ ਜਬ ਹੀ ਸੁ ਬਿਦਾ ਤਬ 
ਕੀਨੋ ਬਿਦਾ ਫਿਰਿ ਯੌ ਕਹਿ ਕੈ ਤੁਮ 


ਨੰਦ ਤੇ ਲੈ ਜਸੁਧਾ ਤੇ _ਬਿਦਾ ਚੜਿ ਸ੍ਯੰਦਨ ਪੈ _ਬਲਭਦੂ _ਸਿਧਾਯੋ। 
ਲਾਘਤ _ਲਾਘਤ ਦੇਸ ਕਈ ਨਗ ਅਉਰ ਨਦੀ ਪੁਰ ਕੇ ਨਿਜਕਾਯੋ। 
ਆ ਪਹੁਚਿਯੋ ਨ੍ਰਿਪ ਕੇ ਪੁਰ ਕੇ ਜਨ ਕਾਹੂ ਤੇ ਯੌ ਹਰਿ ਜੂ ਸੁਨਿ ਪਾਯੋ। 
ਆਪ ਹੂੰ ਸ੍ਯੰਦਨ ਪੈ ਚੜ ਕੈ ਅਤਿ ਭ੍ਰਾਤ ਸੋ ਹੇਤ ਕੈ ਆਗੇ ਹੀ ਆਯੋ। ੨੨੫੯੧ 
ਦੰਹਰਾ 
ਅੰਕ ਭ੍ਰਾਤ ਦੋਊ ਮਿਲੇ ਅਤਿ ਪਾਯੋ _ਸੁਖ ਚੈਨ। 
ਮਦਰਾ _ਪੀਵਤ ਅਤਿ _ਹਸਤਿ ਆਏ ਅਪੁਨੇ _ਐਨ। _੨੨੬0। 
/2ਤ ਨੀ ਲਾਠਤ ਨਾਟਕ ਗੁੰਲੇ _ਘੱਲੇਭਦੁ ਨਕਲ /ਨੈਲੈ ਲਏ _ਠਹਰ ਆਵਤ ਭਲ? 


ਮਾਵੀੰਲ” 
ਦੂਤ ਸ੍ਰਿਗਾਲ ਪਠਿਯੋ ਹਰਿ ਕੋ ਕਹਿ ਹਉ ਹਰਿ ਹਉ ਤੁਹਿ ਕਿਉ ਕਹਵਾਯੋ। 
ਭੇਖ ਸੋਊ ਕਰਿ ਦੂਰ ਸਬੈ ਕਬਿ ਸ੍ਯਾਮ ਅਬੈ ਜੋ ਤੈ ਭੇਖ ਬਨਾਯੋ। 
ਤੈ ਰੇ ਗੁਆਰ ਹੈ ਗੋਕੁਲ ਨਾਥ ਕਹਾਵਤ ਹੈ ਡਰੁ ਤੋਹਿ ਨ ਆਯੋ। 
ਕੈ ਇਹ ਦੂਤ ਕੋ ਮਾਨ ਕਹਿਯੋ ਨਹੀ ਪੇਖਿ ਹਉ ਲੀਨੋ ਸਭੈ ਦਲ ਆਯੋ। ੨੨੬੨। 


ਨੱਰਨਾ 
ਕ੍ਰਿਸਨ ਨ ਮਾਨੀ ਬਾਤ ਜੋ ਤਿਹ ਦੂਤ ਉਚਾਰਿਯੋ। 
ਕਹੀ ਜਾਇ ਤਿਨ ਬਾਤ ਪਤਿ ਆਪਨ _ਚੜਿ __ਆਇਯੋ। _੨੨੬੩। 
ਨਾਵੰਯਾ 
ਕਾਸੀ ਕੇ ਭੂਪਤਿ ਆਦਿਕ ਭੂਪਨ ਕੋ ਸੁ _ਸਿ੍‌ਗਾਲਹਿ ਸੈਨ ਬਨਾਯੋ। 
ਸੀ _ਬ੍ਰਿਜਨਾਥ _ਇਤੈ ਅਤਿ ਹੀ ਮੁਸਲੀਧਰ ਆਦਿਕ ਸੈਨ ਬੁਲਾਯੋ। 
ਜਾਦਵ ਅਉਰ ਸਭੈ ਸੰਗ ਲੈ ਹਰਿ ਸੋ ਹਰਿ ਜੁਧ ਮਚਾਵਨ ਆਯੋ। 
ਆਇ ਦੁਹੂ ਦਿਸ ਤੇ ਪੂਗਟੇ ਭਟ ਯੋ ਕਹਿ ਕੈ ਕਬਿ ਸ੍ਯਾਮ ਸੁਨਾਯੋ। ੨੨੬੪। 


ਕ੍ਰਿਸਨਾਵਤਾਰ ੭੯ 


ਮੋਥਾ _ਰਖ _ਦਿੱਤਾ। ਉਸ ਕੋਲੋਂ ਜਦੋਂ _ਹੀ ਵਿਦਾ ਮੰਗਣ ਲਗਿਆ _ਤਦ (ਜਸੋਧਾ ਨੇ) ਸ਼ੋਕ 
ਕੀਤਾ ਅਤੇ (ਉਸ ਦੇ) ਦੋਹਾਂ ਨੈਣਾਂ ਤੋਂ ਹੰਝੂ _ਡਿਗ ਪਏ। ਫਿਰ ਇਸ ਤਰ੍ਹਾਂ ਕਹਿ ਕੇ ਵਿਦਾ 
ਕੀਤਾ--'ਤੂੰ ਜਾ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹੀਂ ਕਿ ਉਹ ਕਿਉਂ ਨਹੀਂ ਆਇਆ'।੨੨੫੮। 


ਨੰਦ ਅਤੇ ਜਸੋਧਾ ਪਾਸੋਂ ਵਿਦਾ ਲੈ ਕੇ ਅਤੇ ਰਥ ਉਤੇ ਸਵਾਰ ਹੋ ਕੇ ਬਲਰਾਮ ਚਲ 
ਪਿਆ। _ਕਈ ਦੇਸ਼ਾਂ, ਪਰਬਤਾਂ, ਨਦੀਆਂ ਆਦਿ ਨੂੰ ਲੰਘਦਿਆਂ _ਲੈਘਦਿਆਂ (ਆਪਣੇ) _ਨਗਰ 
ਦੇ ਨੇੜੇ ਆ ਗਿਆ। (ਬਲਰਾਮ) ਰਾਜਾ _(ਉਗ੍ਰਸੈਨ) ਦੇ ਨਗਰ ਕੋਲ ਆ ਪਹੁੰਚਿਆ ਹੈ ਅਤੇ 
ਨੇ ਕਿਸੇ ਵਿਅਕਤੀ ਪਾਸੋਂ ਇਹ _ਗੌਲ ਸੁਣ ਲਈ। (ਸਰੀ ਕ੍ਰਿਸ਼ਨ) ਖੁਦ ਰਥ ਉਤੇ 
ਜਵਾਂਦ .ਹੈ -ਕੇ ਅਤਿ -ਅੱਧਿਕ 'ਰਿਤੇ ਗਜੇਨ ਭਜਾ ਦੀ: .ਅਗੇਵਾਈ ਲਈ ਅਏ੨੨੫੬॥ 


ਦੋਵੇਂ ਭਰਾ ਗਲਵਕੜੀ ਪਾ ਕੇ ਮਿਲੇ ਅਤੇ ਬਹੁਤ ਸੁਖ _ਅਤੇ ਚੈਨ ਪ੍ਰਾਪਤ _ਕੀਤਾ। 
ਸ਼ਰਾਬ _ਪੀਂਦੇ ਹੋਏ _ਅਤੇ _ਹਸਦੇ _ਹੋਏ ਆਪਣੇ _ਘਰ _ਆ _ਗਏ।੨੨੬0। 


/ਏਲੋੇ ਨੰ ਲਾਦਤੁ ਨਾਟਕ ਕੁੱਥ ਦਾ _'ਕਲਭਦੂ ਨੱਕਲ #ਵਚ ਲਾਕੇ /ਫਰ _ਘਰਤ ਆਲ” ਪੁਸੰਨਾ ਨਆਘਤ/ 
ਹੁਣ ਸ੍ਰਿਗਾਲ ਦਾ ਦੂਤ ਭੇਜਣਾ ਕਿ 'ਮੈਂ ਕ੍ਰਿਸ਼ਨ ਹਾਂ” ਦਾ ਕਥਨ 
ਦੰਹਾਰ” 
ਦੋਵੇਂ ਭਰਾ ਬਹੁਤ _ਸੁਖ _ਮੰਨਾਉਂਦੇ ਹੋਏ ਆਪਣੇ _ਘਰ _ਆ ਪਹੁੰਚੇ। ਹੁਣ ਪੌਂਡੂਕ 
(ਸਿ੍‌ਗਾਲ) _ਦੀ _ਇਕ _ ਕਥਾ ਮੈਂ ਕਹਿ ਕੇ ਸੁਣਾਉਂਦਾ ਹਾਂ।੨੨੬੧। 


(ਰਾਜੇ ਨੇ ਕਿਹਾ ਕਿ) ਉਹ ਸਾਰਾ ਭੇਖ ਹੁਣੇ ਦੂਰ ਕਰ, ਜੋ ਤੂੰ ਭੇਖ ਬਣਾਇਆ ਹੋਇਆ 


ਹੈ। ਤੂੰ ਤਾਂ ਗਵਾਲਾ ਹੈਂ _ ਅਤੇ _(ਆਪਣੇ ਆਪ ਨੂੰ) _ਗੋਕਲ-ਨਾਥ _ਅਖਵਾਉਂਦਾ ਹੈ, ਤੈਨੂੰ 
ਡਰ ਨਹੀਂ _ਲਗਦਾ। ਜਾਂ ਤਾਂ ਇਸ ਦੂਤ ਦਾ ਕਿਹਾ ਮੌਨ ਲੈ, ਨਹੀਂ ਤਾਂ ਵੇਖ ਲੈ, ਮੈਂ ਸਾਰੀ 
ਸੈਨਾ ਲੈ ਕੇ ਆ ਗਤ ਹਾਂ।੨੨੬੨। 
ਨੱਰਠਾ 

ਸ੍ਰੀ ਕ੍ਰਿਸ਼ਨ ਨੇ ਉਹ ਗੱਲ ਨ ਮੰਨੀ ਜੋ ਦੂਤ ਨੇ ਕਹੀ। ਉਸ (ਦੂਤ) ਨੇ ਜਾ ਕੇ 
ਆਪਣੇ ਸੁਆਮੀ _ਨੂੰ ਗੱਲ _ਕਹਿ ਦਿੱਤੀ ਅਤੇ (ਰਾਜਾ ਸ੍ਰੀ ਕ੍ਰਿਸ਼ਨ ਉਤੇ) ਚੜ੍ਹ ਕੇ ਆ 
"ਗਿਆ।੨੨੬੩। 
ਨਾਵੰਯਾ 


ਕਾਸ਼ੀ ਦੇ ਰਾਜੇ ਆਦਿਕ (ਹੋਰ) ਰਾਜਿਆਂ ਦੀ _ਸਿ੍‌ਗਾਲ ਨੇ _ਸੈਨਾ ਤਿਆਰ _ਕੀਤੀ। 
ਇਧਰ ਸ੍ਰੀ ਕ੍ਰਿਸ਼ਨ ਨੇ _ਵੀ _ਬਲਰਾਮ _ਆਦਿਕ _(ਯੋਧਿਆਂ) ਨੂੰ ਬੁਲਾ _ਕੇ ਸੈਨਾ (ਇਕੱਠੀ 
ਕੀਤੀ)। ਹੋਰ ਸਾਰੇ _ਯਾਦਵਾਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ, ਕ੍ਰਿਸ਼ਨ (ਅਰਥਾਤ _ਸ੍ਰਿਗਾਲ) 
ਨਾਲ ਯੁੱਧ ਕਰਨ ਆ ਗਏ। ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਦੋਹਾਂ 


ਰੁ 


ਧਿਰਾਂ ਦੇ ਯੋਧੇ _(ਯੁੱਧ-ਭੂਮੀ _ਵਿਚ) _ਨਿਤਰ _ ਆਏ।੨੨੬੪। 


2੨0 


ਸੀ _ਦਸਮ-ਗ੍ਰੰਥ _ਸਾਹਿਬ 


ਸੈਨ ਜਬੈ ਦੁਹੂ ਓਰਨ ਕੀ ਜੁ ਦਈ ਜਬ ਆਪੁਸਿ ਬੀਚ ਦਿਖਾਈ। 


ਕੀਹ ਕਦ “ਉਹ ਜਿਉ -ਜੀ ਕਰਿਤੀ ਨ 
ਸ੍ਯਾਮ ਭਨੈ ਲਰਬੋ ਰਨ ਮੈ _ਹਮਰੋਂ ਅਰੁ ਯਾਹੀ ਹੀ ਕੋ ਬਨਿ ਆਯੋ। ੨੨੬੬। 


ਦੰਹਰ” 
ਮਾਨਿ ਬਾਤ ਠਾਢੇ ਰਹੇ ਸੈਨ ਦੋਊ ਤਜਿ ਕੂਧ। 
ਦੋਊ ਹਰਿ ਆਵਤ ਭਏ ਹਰਿ ਸਮਾਨ ਹਿਤ ਜੁਧ। ੨੨੬੭। 
ਹਾਵੀਯ” 
ਆਏ ਹੈ ਮਤਿ ਕਰੀ ਜਨੁ ਦੁਇ ਲਰਬੇ ਕਹੁ ਸਿੰਘ ਦੋਊ ਜਨੁ ਆਏ। 
ਅੰਤਕਿ ਅੰਤ ਸਮੈ ਜਨੁ ਈਸ _ਸਪਛ ਮਨੋ ਗਿਰਿ ਜੂਝਨ ਧਾਏ। 
ਕੈ ਦੋਊ ਮੇਘ ਪ੍ਰਲੈ ਦਿਨ ਕੇ ਨਿਧਿ ਨੀਰ ਦੋਊ ਕਿਧੋ ਕ੍ਰੋਧ ਬਢਾਏ। 
ਮਾਨਹੁ ਰੁਦ੍ਰ ਹੀ ਕ੍ਰੋਧ ਭਰੇ ਦੋਊ ਹੈ ਮਨ ਮੈ ਲਖਿ ਯੋ ਕਬਿ ਪਾਏ। ੨੨੬੮। 


>> ੩ 


ਕਾ/ਭਤੁ 


੮. ੨ 


ਜੈਸੇ ਝੂਠ ਸਾਚ ਸੋ ਪਖਾਨ ਜੈਸੇ ਕਾਚ ਸੋ 
ਅਉ ਪਾਰਾ ਜੈਸੇ ਆਚ ਸੋ _ਪਤਊਆ ਜਿਉਂ ਲਹਿਰ ਸੋ। 
ਜੈਸੇ ਗਿਆਨ ਮੋਹ ਸੋ ਬਿਬੇਕ ਜੈਸੇ ਦ੍ਰੋਹ ਸੋ 


ਅਉ ਪਾਪ ਰਾਮ ਨਾਮ ਸੋ ਅਛਰ ਜੈਸੇ ਛਰ ਸੋ। 
ਸੂਮਤਾ ਜਿਉ ਦਾਨ ਸੋ ਜਿਉਂ ਕ੍ਰੋਧ ਸਨਮਾਨ ਸੋ 
ਸੁ ਸ੍ਯਾਮ ਕਬਿ ਐਸੇ ਆਇ ਭਿਰਯੋ ਹਰਿ ਹਰਿ ਸੋ। ੨੨੬੯। 
ਹਾਵੀਯਾਂ 
ਜੁਧੁ ਭਯੋ ਅਤਿ ਹੀ ਸੁ ਤਹਾ ਤਬ ਸ੍ਰੀ ਬ੍ਰਿਜ ਨਾਇਕ ਚਕੂ ਸੰਭਾਰਿਯੋ। 
ਮਾਰਤ ਹਉ ਤੁਹਿ ਏ ਰੇ ਸ੍ਰਿਗਾਲ ਮੈ ਸ੍ਯਾਮ ਭਨੈ ਇਮ ਸ੍ਯਾਮ ਪਚਾਰਿਯੋ। 
ਛੋਰਿ ਸੁਦਰਸਨ ਦੇਤ ਭਯੋ ਸਿਰੁ ਸਤੁ ਕੋ ਮਾਰਿ ਜੁਦਾ ਕਰ ਡਾਰਿਯੋ। 
ਮਾਨਹੁ ਕੁਸ੍ਹਾਰ ਲੈ _ਤਾਗਹਿ ਕੋ ਚਕ ਤੇ ਫੁਨਿ ਬਾਸਨ ਕਾਟਿ _ਉਤਾਰਿਯੋ। ੨੨੭0। 


ਕ੍ਰਿਸਨਾਵਤਾਰ ੭੨੧ 


ਜਦ _ਦੋਹਾਂ ਪਾਸਿਆਂ ਦੀ ਸੈਨਾ ਨੇ ਆਪਸ _ਵਿਚ ਇਕ ਦੂਜੇ ਨੂੰ _ਵਿਖਾਲੀ ਦਿੱਤੀ। 
ਉਨ੍ਹਾਂ ਦੀ ਉਪਮਾ (ਕਵੀ ਦੇ) ਮਨ ਇਸ 
ਕੇ ਆ ਗਏ ਹੋਣ। ਸ੍ਰੀ ਕ੍ਰਿਸ਼ਨ ਨੇ ਤੋੱ 
ਸੁਣਾਈ _ਕਿ ਦੋਵੇਂ ਸੈਨਾਵਾਂ (ਆਪਣੀ ਸਿਰ) _ਖੜੋਤੀਆਂ ਰਹਿਣ (ਕਿਉਂਕਿ) 
ਭੂਮੀ _ਵਿਚ _ਅਸੀਂ ਦੋਵੇਂ ਹੀ _ ਯੁੱਧ _ਕਰਾਂਗੇ।੨੨੬੫। 

(ਹੇ _ਸੂਰਮਿਓਂ! ਤੁਸੀਂ) ਸਾਰੇ ਸੁਣੋ, ਇਸ ਨੇ _(ਆਪਣੇ ਆਪ ਨੂੰ) 'ਘਨਿ ਸ਼ਿਆਮ” 
ਅਖਵਾਇਆ ਹੈ ਅਤੇ ਮੈਂ ਵੀ _'ਘਨਿ ਸ਼ਿਆਮ” ਅਖਵਾਉਂਦਾ _ਹਾਂ। ਇਸ _ਲਈ _ਸ੍੍‌ਗਿਲ 
ਸੈਨਾ ਲੈ ਕੇ ਆਇਆ ਹੈ ਅਤੇ ਮੈਂ ਵੀ ਸੈਨਾ ਲੈ ਕੇ ਆ ਪਹੁੰਚਿਆ ਹਾਂ। ਸਚ ਕਹਿੰਦਾ 
ਹਾਂ ਕਿ ਸੈਨਾਵਾਂ ਕਿਸ ਵਾਸਤੇ ਲੜਨ? ਦੋਵੇਂ ਆਪਣੀ ਆਪਣੀ ਥਾਂ ਉਤੇ _ਖੜੋਤੀਆਂ ਹੋਈਆਂ 
ਕੌਤਕ _ਵੇਖਣ। (ਕਵੀ) ਸ਼ਿਆਮ _ਕਹਿੰਦੇ ਹਨ, _ਰਣ-ਭੂਮੀ ਵਿਚ ਮੇਰਾ ਅਤੇ ਇਸ ਦਾ ਯੁੱਧ 
ਕਰਨਾ ਬਣਦਾ ਹੈ।੨੨੬੬। 


ਵਿਚ 
ਸੈਨਾ 
ਥਾਂ 


(ਸੀ ਕ੍ਰਿਸ਼ਨ ਦੀ) ਗੱਲ ਮੰਨ ਕੇ ਅਤੇ ਕ੍ਰੋਧ ਨੂੰ ਤਿਆਗ ਕੇ ਦੋਵੇਂ _ਸੈਨਾਵਾਂ ਖੜੋਤੀਆਂ 
ਰਹੀਆਂ। ਦੋਵੇਂ ਕ੍ਰਿਸ਼ਨ ਸ਼ੇਰਾਂ _ਵਾਂਗ _ਯੁੱਧ _ਕਰਨ _ਲਈ _ ਆ _ ਗਏ।੨੨੬੭। 


(ਇੰਜ _ਪੁਤੀਤ ਹੁੰਦਾ ਹੈ) ਮਾਨੋ ਦੋ ਮਸਤ ਹਾਥੀ ਯੁੱਧ ਕਰਨ ਲਈ ਆਏ ਹੋਣ, 
ਮਾਨੋ ਦੋ ਸ਼ੇਰ ਆਏ ਹੋਣ। ਜਾਂ ਮਾਨੋ ਅੰਤ ਵੇਲੇ ਦੇ ਕਾਲ ਅਤੇ ਸ਼ਿਵ ਹੋਣ। ਜਾਂ ਮਾਨੋ 
ਖੰਭਾਂ _ਵਾਲੇ ਪਰਬਤ _ਲੜਨ _ਲਈ ਆਏ ਹੋਣ। ਜਾਂ ਦੋਵੇਂ ਪਰਲੋ ਦੇ ਦਿਨ ਦੇ ਬਦਲ 
ਜਾਂ ਦੋ ਸਮੁੰਦਰਾਂ ਨੇ ਕ੍ਰੋਧ ਵਧਾਇਆ ਹੋਵੇ। ਕਵੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ 
ਕ੍ਰੋਧ ਭਰੇ _ਦੋ ਰੁਦੂ _ਹੋਣ।੨੨੬੮। 
ਕਾ/ਭੱਤਾ 

ਜਿਵੇਂ ਝੂਠ _ਦਾ _ਸਚ _ਨਾਲ, ਪੱਥਰ _ਦਾ _ਕਚ _ਨਾਲ, ਪਾਰੇ _ਦਾ _ਔਗ _ਨਾਲ ਅਤੇ 
ਪੱਤਰਾਂ _ਦਾ ਲਹਿਰਾਂ _ਨਾਲ _(ਸੰਘਰਸ਼ ਹੁੰਦਾ ਹੈ)। ਜਿਵੇਂ ਗਿਆਨ ਦਾ ਮੋਹ ਨਾਲ, ਵਿਵੇਕ 
ਦਾ ਦ੍ਰੋਹ ਨਾਲ, _ਤਪਸੀ ਦਾ _ਬ੍ਰਾਹਮਣ-ਦ੍ਰੋਹੀ ਨਾਲ _ਅਤੇ _ਕਾਇਰ _ਦਾ _ਸੂਰਮੇ _ਨਾਲ (ਯੁੱਧ 
ਹੁੰਦਾ ਹੈ)। ਜਿਵੇਂ ਲਜਿਆ ਦਾ ਕਾਮ ਨਾਲ, ਠੰਡ _ਦਾ ਧੁੱਪ ਨਾਲ, _ਪਾਪ ਦਾ ਰਾਮ ਨਾਮ 
ਨਾਲ ਅਤੇ _ਅਛਲ _ਦਾ _ਛਲ _ਨਾਲ (ਮੁਕਾਬਲਾ ਹੁੰਦਾ ਹੈ)। _ਜਿਵੇਂ _ਕੰਜੂਸੀ ਦਾ _ਦਾਨ ਨਾਲ, 
ਜਿਵੇਂ ਕ੍ਰੋਧ ਦਾ ਸਨਮਾਨ ਨਾਲ, _ਕਵੀ ਸ਼ਿਆਮ (ਕਹਿੰਦੇ ਹਨ), ਇਸ ਤਰ੍ਹਾਂ (ਇਕ) ਕ੍ਰਿਸ਼ਨ 
(ਦੂਜੇ) ਕ੍ਰਿਸ਼ਨ _(ਸ੍ਰਿਗਾਲ) _ਨਾਲ ਆ ਕੇ ਯੁੱਧ ਕਰ ਰਿਹਾ ਹੈ।੨੨੬੯। 
ਮਾਵੀਯ” 

ਉਥੇ ਬਹੁਤ ਤਕੜਾ ਯੁੱਧ ਹੋਇਆ, ਤਦ ਸ੍ਰੀ ਕ੍ਰਿਸ਼ਨ ਨੇ (ਸੁਦਰਸ਼ਨ) _ਚੌਕਰ _ਸੰਭਾਲ 
ਲਿਆ। (ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ _ਵੈਗਾਰਿਆ--ਹੇ ਸਿਰਿਗਾਲ! 
ਮੈਂ ਤੈਨੂੰ (ਹੁਣੇ) ਮਾਰ ਰਿਹਾ _ਹਾਂ। (ਇਹ _ਕਹਿਣ ਉਪਰੰਤ ਸ੍ਰੀ ਕ੍ਰਿਸ਼ਨ ਨੇ) ਸੁਦਰਸ਼ਨ ਚੱਕਰ 
ਵਰ. ਦਿਤਾ ਤੀ ਦਹੀ ਦੀ ਪੱਚੀ ਉਤ. ਨਹਿ 6: ਕਿਰ ਰਚ ਦਿ. ਉਇ 
ਪ੍ਰਤੀਤ ਹੁੰਦਾ ਹੈ) ਮਾਨੋ ਕੁਮ੍ਰਿਆਰ ਨੇ ਧਾਗਾ ਲੈ ਕੇ, ਫਿਰ ਚਕ ਤੋਂ ਭਾਂਡੇ ਨੂੰ ਕਟ ਕੇ ਉਤਾਰ 
ਲਿਆ _ਹੋਂਵੇ।੨੨੭0। 


2 ਦੇ < 


ਸੀ _ਦਸਮ-ਗ੍ਰੰਥ _ਸਾਹਿਬ 


ਦੇਖਿ ਸ੍ਰਿਗਾਲ ਹਨਿਯੋ ਰਨ ਮੈ ਇਕ ਕਾਸੀ ਕੋ ਭੂਪ ਹੁਤੋ ਸੋਊ ਧਾਯੋ। 
ਸੀ ਬ੍ਰਿਜਨਾਥ ਸੋ ਸ੍ਯਾਮ ਭਨੈ ਅਤਿ ਹੀ ਤਿਹ ਆਇ ਕੈ ਜੁਧ ਮਚਾਯੋ। 
ਮਾਰਿ ਮਚੀ ਅਤਿ ਜੋ ਤਿਹ ਠਾ ਸੁ ਤਬੈ ਤਿਹ ਸ੍ਯਾਮ ਜੂ ਚਕ੍ਹ _ਚਲਾਯੋ। 
ਜਿਉ ਅਰਿ ਆਗਲਿ ਕੋ ਕਟਿਯੋ ਸੀਸੁ ਤਿਹੀ ਬਿਧਿ ਯਾਹੀ ਕੋ_ਕਾਟਿ ਗਿਰਾਯੋ। ੨੨੭੧। 


ਸੀ ਬ੍ਰਿਜ ਨਾਇਕ ਜੂ ਜਬ ਏ ਦੋਊ ਸੈਨ ਕੇ ਦੇਖਤ ਕੋਪਿ ਸੰਘਾਰੇ। 
ਫੂਲ ਭਈ ਮਨ _ਸਬਨਨ ਕੇ ਤਬ ਰਾਜ ਉਠੀ ਸਹਨਾਇ ਨਗਾਰੇ। 
ਅਉਰ ਜਿਤੇ ਅਰਿ ਬੀਰ ਹੁਤੇ ਸਭ ਆਪਨੇ ਆਪਨੇ ਧਾਮਿ ਸਿਧਾਰੇ। 
ਫੂਲ ਪਰੇ ਨਭ ਮੰਡਲ ਤੇ ਘਨ ਜਿਉ ਘਨਿ ਸ੍ਯਾਮ ਪੈ _ਸ੍ਯਾਮ ਉਚਾਰੇ। ੨੨੭੨। 


ਇਤ ਲੀ ਯਚਤੂ ਨਾਟਕ ਗੂੰਠੈ /੍ਰੈਸਨਾਵਤਾਰੋਂ /ਨਰਨਾਲ ਕਾਲ ਕੇ ਭੂਪ 
#ਹਤਾ _ਲਧਹਾ _/ਨਿਆ#ੱਟ _ਅੰਭਰਨੰ/ 
ਅਥ _ਸੁਦਛਨ ਜੁਧੁ _ਕਥਨੰ 
ਸ਼ਵੰਯਾ 

ਸੈਨ ਭਜਿਯੋ ਜਬ ਸਤ੍ਰਨ ਕੋ ਤਬ ਆਪਨੇ ਸੈਨ ਮੈ _ਸ੍ਯਾਮ ਜੂ _ਆਏ। 
ਆਵਤ ਦੇਵ ਹੁਤੇ ਜਿਤਨੇ _ਤਿਤਨੇ ਹਰਿ ਪਾਇਨ ਸੋ _ਲਪਟਾਏ। 
ਦੈ ਕੈ ਪ੍ਰ ਦਛਨ ਸ੍ਯਾਮ ਸਭੋ ਤਿਨ ਸੰਖ ਬਜਾਇ ਕੈ ਧੂਪ ਜਗਾਏ। 
ਸ੍ਯਾਮ ਭਨੈ ਸਭ ਹੂ ਮਨ ਮੈ ਬ੍ਰਿਜ ਨਾਇਕ ਬੀਰ ਸਹੀ ਕਰਿ ਪਾਏ। ੨੨੭੩। 
ਉਤ ਕੈ ਉਪਮਾ ਗ੍ਰਿਹਿ ਦਛ ਗਏ ਇਤਿ ਦ੍ਰਾਰਵਤੀ ਬ੍ਰਿਜ ਨਾਇਕ ਆਯੋ। 
ਜਾਇ ਉਤੈ ਸਿਰੁ ਭੂਪ ਕੋ ਕਾਸੀ ਕੇ ਬੀਚ ਪਰਿਯੋ ਪੁਰਿ ਸੋਕ ਜਨਾਯੋ। 
ਭਾਖਤ ਭੇ ਸਭ ਯੌ _ਬਤੀਯਾ ਸੋਈ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ। 
ਸ੍ਯਾਮ ਜੂ ਸੋ_ਹਮਰੇ ਜੈਸੇ ਭੂਪਤਿ ਕਾਜ ਕੀਯੋ ਫਲੁ ਤੈਸੋ ਈ ਪਾਯੋ। ੨੨੭੪। 


ਜਾ ਚਤੁਰਾਨਨ ਨਾਰਦ ਕੋ ਸਿਵ ਕੋ ਉਠ ਕੈ ਜਗ ਲੋਕ ਧਿਆਵੈ। 

ਨਾਰ ਨਿਵਾਇ ਭਲੇ ਤਿਨ ਕੋ ਫੁਨਿ ਸੈਖ ਬਜਾਇ ਕੈ ਧੂਪ ਜਗਾਵੈ। 

ਡਾਰ ਕੈ ਫੂਲ ਭਲੀ ਬਿਧਿ ਸੋ ਕਬਿ ਸ੍ਯਾਮ ਭਨੈ ਤਿਹ ਸੋ ਸਿਰ ਨਾਵੈ। 
ਤੇ ਬ੍ਰਿਜਨਾਥ ਕੇ ਸਾਧਨ ਕੋ ਗੁਨ ਗਾਵਤ ਗਾਵਤ ਪਾਰ _ਨ_ਪਾਵੈ। ੨੨੭੫। 


ਕਾਸੀ ਕੇ ਭੂਪ ਕੋ ਪੂਤ ਸੁਦਛਨ ਤਾ ਮਨ ਮੈ ਅਤਿ ਕ੍ਰੋਧ ਬਢਾਯੋ। 


ਮੇਰੇ ਪਿਤਾ ਕੋ ਕੀਯੋ ਬਧੁ ਜਾਇ ਹਉ ਤਾਹਿ ਹਨੋ ਚਿਤ ਬੀਚ _ਬਸਾਯੋ। 
ਸੇਵ ਕਰੀ ਸਿਵ ਕੀ ਹਿਤ ਸੋ ਤਿਹ ਗਾਲ੍ਹ ਬਜਾਇ ਪ੍ਰਸੰਨ ਕਰਾਯੋ। 
ਸ੍ਯਾਮ ਹਨੋ ਝਟ ਦੈ ਛਿਨ ਮੈ ਤਿਨਿ ਸ੍ਯਾਮ ਭਨੈ ਤਟ ਦੈ ਬਰੁ ਪਾਯੋ। ੨੨੭੬। 


ਕ੍ਰਿਸਨਾਵਤਾਰ ੭੨੩ 


ਦਾ ਰਾਜਾ ਉਂ ਉਂ 
ਕੇ ਸ੍ਰੀ ਕ੍ਰਿਸ਼ਨ ਨਾਲ ਤਕੜਾ ਯੁੱਧ _ਮਚਾ _ਦਿੱਤਾ। ਉਸ ਥਾਂ ਉਤੇ ਬਹੁਤ ਮਾਰ ਮਚੀ, ਉ 
ਸਮੇਂ ਸੀ ਕ੍ਰਿਸ਼ਨ ਨੇ (ਫਿਰ) ਚੱਕਰ _ਚਲਾ _ਦਿੱਤਾ। ਜਿਵੇਂ ਪਹਿਲੇ ਵੈਰੀ ਦਾ ਸਿਰ _ਕਟਿਆ 
ਸੀ, ਉਸੇ ਤਰ੍ਹਾਂ ਇਸ _ਦਾ (ਸਿਰ) ਵੀ ਕਟ ਕੇ ਸੁਟ ਦਿੱਤਾ।੨੨੭੧। 

ਜਦ ਸ੍ਰੀ ਕ੍ਰਿਸ਼ਨ ਨੇ ਦੋਹਾਂ ਦੀਆਂ ਸੈਨਾਵਾਂ ਦੇ ਵੇਖਦਿਆਂ ਹੋਇਆਂ ਕ੍ਰੋਧਵਾਨ ਹੋ ਕੇ 
(ਉਨ੍ਹਾਂ _ਦੋਹਾਂ ਨੂੰ _) ਮਾਰ ਦਿੱਤਾ, ਤਦ ਸਭ _ਦਾ ਮਨ (ਖੁਸ਼ੀ ਨਾਲ) ਖਿੜ _ਗਿਆ ਅਤੇ 
ਸ਼ਹਿਨਾਈਆਂ _ਅਤੇ _ਨਗਾਰੇ _ਵਜਣ _ਲਗ _ਪਏ। _ਹੋਰ _ਜਿਤਨੇ _ਵੀ ਵੈਰੀ ਸੂਰਮੇ _ਸਨ, ਸਾਰੇ 
ਆਪਣੇ ਆਪਣੇ ਘਰਾਂ ਨੂੰ ਚਲੇ _ਗਏ। _(ਕਵੀ) ਸ਼ਿਆਮ ਕਹਿੰਦੇ ਹਨ, ਆਕਾਸ਼ _ਮੰਡਲ ਤੋਂ 


ਸੀ ਕ੍ਰਿਸ਼ਨ ਉਤੇ ਫੁਲਾਂ _ਦੀ ਬਰਖਾ _ਹੋਣ ਲਗ _ਗਈ।੨੨੭੨। 
/ਏਲੋੇਂ ਹਾੰ ਲੰਚ ਨਾਟਕਾ ਗੁੰਥ ਦੇ /ਕੈਸ਼ਫਾਤਰ ਦੇ ਜਾਲ ਦਾ ਕਾਲੀ ਦੇ 
ਰਾਜੇ _ਆੰਹੇਤ ਕਹਾ _ਆਹ%ਹਏ ਸਰਨ? 


ਹੁਣ ਸੁਦੱਛਨ ਦੇ ਯੁੱਧ ਦਾ ਕਥਨ 


ਗਏ। ਉਨ੍ਹਾਂ ਸਾਰਿਆਂ ਨੇ ਸੀ ਕ੍ਰਿਸ਼ਨ ਦੀ ਪੁਦੱਛਣਾ ਕਰ ਕੇ ਅਤੇ 

ਵਜਾਏ। (ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਨੇ (ਆਪਣੇ) ਮਨ 
ਸਹੀ _ਸੂਰਵੀਰ _ਵਜੋ' ਪਛਾਣ _ਲਿਆ।੨੨੭੩। 

ਉਧਰ (ਸਰੀ ਕ੍ਰਿਸ਼ਨ ਦੀ) ਸਿਫਤ _ਕਰ ਕੇ (ਰਾਜਾ) ਦੱਛ _(ਦਕਸ਼) ਆਪਣੇ _ਘਰ 

ਨੂੰ ਚਲਿਆ ਗਿਆ ਅਤੇ _ਇਧਰ _ਸ੍ਰੀ ਕ੍ਰਿਸ਼ਨ _ਦੁਆਰਿਕਾ ਆ _ਗਏ। _ਉਧਰ _(ਕਾਸ਼ੀ ਦੇ) 

ਨ ਕੂ 9 

ਨੂ 


ਸ਼ਿਆਮ ਤਰ੍ਹਾਂ ਕਹਿ ਕੇ ਸੁਣਾਇਆ। ਜਿਸ ਤਰ੍ਹਾਂ ਸਾਡੇ ਰਾਜੇ ਨੇ ਸ੍ਰੀ ਕਿਸ਼ਨ 
ਵਿਵਹਾਰ _ਕੀਤਾ _ਸੀ, ਉਸੇ ਤਰ੍ਹਾਂ ਦਾ _(ਉਸ ਨੇ) ਫਲ ਪ੍ਰਾਪਤ _ਕੀਤਾ _ਹੈ।੨੨੭੪। 
ਜਿਸ _ਬੁਹਮਾ, ਨਾਰਦ ਅਤੇ ਸ਼ਿਵ ਨੂੰ, ਸੰਸਾਰ ਦੇ ਲੋਕ ਉਠ ਕੇ _ਧਿਆਉਂਦੇ _ਹਨ। 
ਉਨ੍ਹਾਂ ਨੂੰ ਚੰਗੀ ਤਰ੍ਹਾਂ ਫੁਲ ਚੜ੍ਹਾ ਕੇ, ਸਿਰ ਝੁਕਾ ਕੇ ਅਤੇ ਫਿਰ ਧੂਪ ਜਗਾ ਕੇ ਸੰਖ 
ਝੁਕਾਉਂਦੇ ਹਨ। ਉਹ ਵੀ ਸ੍ਰੀ ਕ੍ਰਿਸ਼ਨ ਦੇ ਭੇਦ ਨੂੰ ਪਾਣ ਲਈ (ਉਸ ਦੇ) ਗੁਣ ਗਾ ਗਾ 
ਕੇ ਵੀ, ਅੰਤ ਨੂੰ ਨਹੀਂ ਪਾ __ਸਕੇ।੨੨੭੫। 
ਕਾਸ਼ੀ ਦੇ ਪੁੱਤਰ _ਸੁਦੱਛਨ ਨੇ ਆਪਣੇ _ਮਨ _ਵਿਚ _ਬਹੁਤ ਕ੍ਰੋਧ _ਵਧਾ 
ਨੂੰ ਮਾਰਾਂਗਾ, ਮਨ ਵਿਚ (ਇਹ 


ਮਾਰ ਦਿਆਂ”, ਇਹ ਵਰ (ਉਸ ਨੇ) ਤੁਰਤ (ਸ਼ਿਵ ਪਾਸੋਂ) ਪ੍ਰਾਪਤ ਕਰ _ਲਿਆ।੨੨੭੬। 


੭੨੪ ਸੀ _ਦਸਮ-ਗ੍ਰੰਥ _ਸਾਹਿਬ 


ਰਦ੍ਹ ਭਾਲ ਦਛਾ 
ਚੱਪਣ? 
ਤਬ ਸਿਵ ਜੂ ਫਿਰ ਯੌ ਉਚਰੋਂ। ਹਰਿ ਕੇ ਬਧ ਹਿਤ ਹੋਮਹਿ ਕਰੋ। 
ਤਾ ਤੇ ਮੂਰਤਿ ਏਕ ਨਿਕਰਿ ਹੈ। ਸੋ_ਹਰਿ ਜੀ ਕੇ ਪ੍ਰਾਨਨ ਹਰਿ ਹੈ। ੨੨੭੭। 


(੫ 


ਹਾੜਾ 


ਏਕ ਕਹੀ ਤਿਹ ਜੁਧ ਸਮੈ ਜੋ ਕੋਊ ਬਿਮੁਖ ਕਰਾਇ। 
ਤਾ ਪੈ ਬਲੂ ਨਹਿ ਚਲਿ ਸਕੈ ਤੁਹਿ ਮਾਰੈ ਫਿਰਿ ਆਇ। ੨੨੭੮। 


੭ਵੀਯ” 
ਐਸੇ ਸੁਦਛਨ ਕੋ ਜਬ ਹੀ ਕਬਿ ਸ੍ਯਾਮ ਭਨੈ ਅਸ ਰੁਦੂ ਬਖਾਨਿਯੋ। 
ਸੋ ਉਨਿ ਕਾਜ ਕੀਯੋ ਉਠ ਕੈ ਅਪੁਨੇ ਮਨ ਮੈ ਅਤਿ ਹੀ ਹਰਿਖਾਨਿਯੋ। 
ਹੋਮ ਕੀਓ ਤਿਨਿ ਪਾਵਕ ਮੈ _ਘ੍ਰਿਤ ਅਛਤ _ਜਉ ਜੈਸੇ _ਬੇਦਨ ਬਖਾਨਿਯੋ। 
ਰੁਦੂ ਕੇ ਭਾਖਬੇ ਕੋ ਸੁ ਕਛੂ ਕਬਿ ਸ੍ਯਾਮ ਭਨੈ ਜੜ ਭੇਦ ਨ ਜਾਨਿਯੋ। ੨੨੭੯। 


ਤਉ ਨਿਕਸੀ ਤਿਹ ਤੇ ਪ੍ਰਿਤਮਾ ਇਹ ਦੇਖਤ ਹੀ ਸਭ ਕਉ ਡਰੁ ਆਵੈ। 
ਕਉਨ ਬਲੀ _ਪ੍ਰਗਟਿਯੋ ਜਗ ਮੈ ਇਹ ਧਾਵਤ _ਅਗੂਜ ਕੋ _ਠਹਰਾਵੈ। 
ਠਾਢੀ ਭਈ ਕਰਿ ਲੈ ਕੈ ਗਦਾ ਅਤਿ ਰੋਸ ਕੈ ਦਾਤ ਸੋ ਦਾਤ ਬਜਾਵੈ। 
ਐਸੇ ਲਖਿਯੋ ਸਭ ਹੂ ਇਹ ਤੇ ਬ੍ਰਿਜ ਨਾਇਕ ਜੀਵਤ ਜਾਨ _ਨ_ਪਾਵੈ। ੨੨੮0। 
ਚੱਪਣਾ 
ਤਬ ਦਿਸ ਦ੍ਰਾਰਵਤੀ ਕੀ ਧਾਈ। ਅਤਿ ਚਿਤਿ ਅਪਨੇ ਕ੍ਰੋਧ _ਬਢਾਈ। 
ਸ੍ਰੀ ਬ੍ਰਿਜਨਾਥ ਇਤੈ ਸੁਨਿ ਪਾਯੋ। ਏਕ ਤੇਜ ਕੋਊ ਹਮ ਧੈ ਆਯੋ। ੨੨੮੧ 


ਜੋ ਇਹ ਕੇ ਫੁਨਿ ਅਗੂਜ ਆਵੈ। ਸੋ ਸਭ ਭਸਮ ਹੋਤ ਹੀ_ਜਾਵੈ। 
ਜੋ ਇਹ ਸੈਗਿ ਮਾਡਿ ਰਨ ਲਰੈ। ਸੋ ਜਮ ਲੋਕਿ ਪਯਾਨੋ ਕਰੈ। ੨੨੮੨। 
ਹਾਵੀਯਾਂ 
ਜੋ ਉਹਿ ਕੇ ਮੁਖ ਆਇ ਗਯੋ ਪ੍ਰਭ ਸੋ ਉਨ ਹੂ ਛਿਨ ਮਾਹਿ ਜਰਾਯੋ। 
ਯੌ ਸੁਨਿ ਬਾਤ ਚੜਿਯੋ ਰਥ ਪੈ ਹਰਿ ਤਾਹੀ ਕੇ ਸਾਮੁਹੇ ਚਕ੍ਰ ਚਲਾਯੋ। 
ਚਕ੍ਰ ਸੁਦਰਸਨ ਕੇ ਤਿਨ ਅਗੂ ਨ ਤਾਹੀ ਕੋ _ਪਉਰਖ ਨੈਕੁ _ਬਸਾਯੋ। 
ਅੰਤ _ਖਿਸਾਇ ਚਲੀ ਫਿਰ ਕੈ ਕਬਿ ਸ੍ਯਾਮ ਕਹੈ ਸੋਊ ਭੂਪਤਿ ਆਯੋ। ੨੨੮੩। 


ਕ੍ਰਿਸਨਾਵਤਾਰ ੭੨੫ 


ਰਹ ਨੇਂ ਦੱਛਾ ਨੂੰ /ਕੈਹਾ -- 
ਚੱਪਲ? 

ਤਦ ਫਿਰ ਸ਼ਿਵ ਜੀ ਨੇ ਇਸ ਤਰ੍ਹਾਂ ਕਿਹਾ ਕਿ ਕ੍ਰਿਸ਼ਨ ਦੇ ਬਧ ਲਈ (ਪਹਿਲਾਂ) 
ਹੋਮ _ਕਰ। _ਉਸ (ਹਵਨ ਕੁੰਡ) ਵਿਚੋਂ ਇਕ _ਮੂਰਤੀ _ਨਿਕਲੇਗੀ ਜੋ ਕ੍ਰਿਸ਼ਨ ਜੀ ਦੇ ਪ੍ਰਾਣਾਂ 
ਨੂੰ ਨਸ਼ਟ _ਕਰੇਗੀ।੨੨੭੭। 


ਦੰਹਰਾ 
ਇਕ (ਇਹ ਗੱਲ ਵੀ) ਕਹੀ ਕਿ ਯੁੱਧ ਵਿਚ ਜੋ ਕੋਈ ਉਸ (ਮੂਰਤੀ ਨੂੰ) ਬੇਮੁਖ 


ਕਰ _ ਦੇਵੇਗਾ _ (ਅਰਥਾਤ _ ਪਿਛੇ _ਪਰਤਾ _ ਦੇਵੇਗਾ), _ਉਸ _ ਉਤੇ _ (ਤੇਰਾ) ਬਲ 


ਸਕੇਗਾ _ਅਤੇ _ਉਹ _ ਤੈਨੂੰ _ਆ ਕੇ ਮਾਰ ਦੇਵੇਗਾ।੨੨੭੮। 


ਕੇ 
ਕੀ 


ਮਾਵੀਲ” 

ਕਵੀ ਸ਼ਿਆਮ ਕਹਿੰਦੇ ਹਨ, ਇਸ ਪ੍ਰਕਾਰ ਦੇ ਸੁਦੋਂਛ ਨੂੰ ਜਦ ਸ਼ਿਵ ਨੇ ਇਸ ਤਰ੍ਹਾਂ 
ਕਿਹਾ। (ਤਾਂ) ਉਸ ਨੇ ਉਠ ਕੇ ਉਹੀ ਕੰਮ (ਕਰਨਾ ਸ਼ੁਰੂ) ਕਰ ਦਿੱਤਾ ਅਤੇ ਆਪਣੇ ਮਨ 
ਵਿਚ ਬਹੁਤ ਖੁਸ਼ _ਹੋਇਆ। _ਉਸ ਨੇ ਘਿਉ, ਚਾਵਲ ਆਦਿ ਅਗਨੀ ਵਿਚ _(ਉਸ ਤਰ੍ਹਾਂ) 
ਹੋਮ ਕੀਤੇ, ਜਿਵੇਂ ਕਿ ਵੇਦਾਂ ਵਿਚ ਮੰਨਿਆ ਹੋਇਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਰੁਦੁ 
ਦੇ ਕਹੇ ਦਾ ਉਸ ਮੂਰਖ ਨੇ ਕੁਝ ਭੇਦ ਨਹੀਂ ਜਾਣਿਆ।੨੨੭੯। 

ਤਦ ਉਸ ਵਿਚੋਂ (ਇਕ) ਮੂਰਤੀ ਪ੍ਰਗਟ ਹੋਈ; ਇਸ ਨੂੰ ਵੇਖਦਿਆਂ ਹੀ ਸਭ ਨੂੰ 
ਡਰ ਲਗਦਾ _ਸੀ। _ਕਿਹੜਾ ਸੂਰਮਾ ਜਗਤ _ਵਿਚ _ਪੁਗਟ ਹੋ ਗਿਆ ਹੈ ਕਿ ਇਸ ਦੇ ਜਾਣ 
ਤੇ (ਉਹ) ਅਗੇ ਠਹਿਰ _ਸਕੇ। (ਉਹ) ਮੂਰਤੀ ਹੱਥ _ਵਿਚ ਗਦਾ ਲੈ ਕੇ ਖੜੀ ਹੋ ਗਈ 
ਅਤੇ _ਅਤਿ ਅਧਿਕ ਕ੍ਰੋਧ ਸਹਿਤ ਦੰਦਾਂ ਨਾਲ ਦੰਦ _ਵਜਾਉਣ _ਲਗੀ। _ਸਭ ਨੇ _ਇਸ ਤਰ੍ਹਾਂ 
ਸਮਝ _ਲਿਆ ਕਿ ਇਸ ਤੋਂ ਸ੍ਰੀ ਕ੍ਰਿਸ਼ਨ ਜੀਉਂਦਾ ਨਹੀਂ ਜਾ __ਸਕੇਗਾ।੨੨੮0। 
ਜਪਣ 


(ਉਹ ਮੂਰਤੀ) ਤਦ _ਦੁਆਰਿਕਾ ਵਲ _ਭਜ _ਪਈ। (ਉਸ ਨੇ) ਆਪਣੇ ਚਿਤ _ਵਿਚ 
ਬਹੁਤ ਕ੍ਰੋਧ ਵਧਾਇਆ ਹੋਇਆ ਸੀ। ਇਧਰ ਸ੍ਰੀ ਕ੍ਰਿਸ਼ਨ ਨੇ ਵੀ ਸੁਣ ਲਿਆ ਕਿ (ਕੋਈ) 
ਮੇਰੇ _ਉਤੇ _(ਚੜ੍ਹ ਕੇ) ਆ ਰਿਹਾ ਹੈ।੨੨੮੧। 

ਜੋ ਕੋਈ ਇਸ ਦੇ ਸਾਹਮਣੇ ਆਵੇਗਾ, _ਉਹ ਸਭ _ਭਸਮ _ਹੀ ਹੋ ਜਾਵੇਗਾ। 
ਨਾਲ _ ਯੁੱਧ _ ਕਰੇਗਾ, _ ਉਹ _ਯਮਲੋਕ _ ਵਲ _ਚ਼ਾਲੇ _ਪਾਵੇਗਾ।੨੨੮੨। 


ਜੋ ਇਸ ਦੇ ਸਾਹਮਣੇ ਆ ਗਿਆ, ਹੇ ਕ੍ਰਿਸ਼ਨ! ਉਸ ਨੂੰ ਛਿਣ ਭਰ ਵਿਚ ਹੀ ਸਾੜ 
ਦੇਵੇਗੀ। _ਇਸ ਤਰ੍ਹਾਂ ਸੁਣ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹੇ ਅਤੇ _ਉਸ _ਦੇ ਸਾਹਮਣੇ ਹੋ 
ਕੇ ਚੱਕਰ ਚਲਾ _ਦਿੱਤਾ। ਸੁਦਰਸ਼ਨ _ਚੌਂਕਰ _ਦੇ ਸਾਹਮਣੇ _ਉਸ _ਦੀ ਸ਼ਕਤੀ _ਦਾ ਬਿਲਕੁਲ 
ਕੋ ਚਲਿਆ। ਕਵੀ ਸ਼ਿਆਮ ਕਹਿੰਦੇ ਹਨ, ਅੰਤ ਖਿਝ _ਕੇ _ਪਰਤ ਚਲੀ ਅਤੇ 


੭੨੬ 


ਸੀ ਬ੍ਰਿਜ ਨਾਇਕ ਕੋ ਜਿਨ ਹੂ ਕਬਿ ਸ੍ਯਾਮ ਭਨੈ ਨਹਿ ਧ੍ਯਾਨ ਲਗਾਯੋ। 
ਅਉਰ ਕਹਾ ਭਯੋ ਜਉ ਗੁਨ ਕਾਹੂ ਕੇ ਗਾਵਤ ਹੈ ਗੁਨ ਸਯਾਮ ਨ ਗਾਯੋ। 
ਅਉਰ _ਕਹਾ ਭਯੋ ਜਉ ਜਗਦੀਸ ਬਿਨਾ ਸੁ ਗਨੇਸ ਮਹੇਸ _ਮਨਾਯੋ। 

ਲੋਕ ਪ੍ਰਲੋਕ ਕਹੈ ਕਬਿ _ਸ੍ਯਾਮ ਸਦਾ ਤਿਹ _ਆਪਨੋ ਜਨਮ _ਗਵਾਯੋ। _੨੨੮੪। 


/ਛੱਤਾ ਸੀ ਲਾਝਤ੍ਹ ਨਾਟਕੇ ਰਤਾ ਸ਼ਦਛਨ ਭੂਮ ਸਤ ਕੋ _ਲਯੰਹ _ਸਨਪਤੀ/ 


੭ਵੀਯ” 
ਸੋਊ ਜੀਤ ਕੈ ਛੋਰਿ ਦਯੋ ਰਨ ਮੈ ਨ੍ਰਿਪ ਜੋ ਰਨ ਤੇ ਕਬਹੂੰ ਨ ਟਰੈ। 
ਦਈ ਕਾਟਿ ਸਹਸੁ ਭੁਜਾ ਤਿਹ ਕੀ ਜਿਹ ਤੇ ਫੁਨਿ ਚਉਦਹ ਲੋਕ ਡਰੈ। 
ਕਰਿ ਕੰਚਨ ਧਾਮ ਦਏ ਤਿਹ ਕੋ ਦਿਜ ਮਾਗ ਸਦਾ ਜੋਊ ਪੇਟ ਭਰੈ। 
ਫੁਨਿ ਰਾਖ ਕੈ ਲਾਜ ਲਈ ਦੂਪਦੀ _ਬੁਜਨਾਥ _ਬਿਨਾ ਐਸੀ ਕਉਨ ਕਰੈ। ੨੨੮੫। 


ਅਥ _ਕਪਿ ਬਧ ਕਥਨੰ? 
ਦੱਖਣ? 
ਰੇਵਤ ਨਗਰ _ਹਲਧਰ ਜੂ ਗਯੋ। ਤ੍ਰੀਯ ਸੈਗਿ ਲੈ ਹੁਲਾਸ ਚਿਤਿ ਭਯੋ। 
ਸਭਨ ਤਹਾ ਮਿਲਿ ਮਦਰਾ ਪੀਯੋ। ਗਾਵਤ ਭਯੋ __ਉਮਗ ਕੈ _ਹੀਯੋਂ। ੨੨੮੬। 


ਇਕ ਕਪਿ ਹੁਤੇ ਤਹਾ ਸੋ _ਆਯੋ। ਮਦਰਾ ਸਕਲ ਫੋਰਿ ਘਟ ਗ੍ਹਾਯੋ। 
ਫਾਧਤ ਭਯੋ ਰਤੀ ਕੁ ਨ ਡਰਿਯੋ। ਮੁਸਲੀਧਰਿ ਅਤਿ ਕ੍ਰੋਧਹਿ ਭਰਿਯੋ। ੨੨੮੭। 


ਦੰਹਰ” 
ਉਠਿ ਠਾਢੋ ਮੁਸਲੀ ਭਯੋ ਦੋਊ _ਅਸਤ੍ਰ _ਸੰਭਾਰਿ। 
ਜਿਉ ਕਪਿ ਨਾਚਤ ਫਿਰਤ ਥੋ ਛਿਨ ਮੈ ਦਯੋ ਸੰਘਾਰਿ। ੨੨੮੮। 
/ਇਤ ਕਾ& ਕ&ਂ ਕਲਭਦੂ _ਕਧ ਕੱਲੇ ਨ#੫ਤੀ/ 
ਗਜਪੁਰ ਕੇ ਰਾਜਾ ਕੀ ਦੁਹਿਤਾ ਸਾਬ ਬਰੀ 
ਹਾਵੀੰਯ” 


ਬੀਰ ਗਜ ਪੁਰ ਕੇ ਰੁਚਿ ਸੋ ਦੁਹਿਤਾ ਕੋ ਦੂਜੋਧਨ ਬ੍ਯਾਹ ਰਚਾਯੋ। 
ਭੂਪ ਜਿਤੇ ਭੂਅ ਮੰਡਲ ਕੇ ਤਿਨ ਕਉਤੁਕ ਹੇਰਬੇ ਕਾਜ ਬੁਲਾਯੋ। 


੧. 
੨. 


ਇਹ 
ਇਹ 


ਉਕਤੀ ਕਈ ਬੀੜਾਂ ਵਿਚ ਨਹੀਂ ਲਿਖੀ, ਕੁਝ _ਵਿਚ ਛੰਦ ਅੰਕ ੨੨੮੫ ਤੋ ਬਾਦ ਲਿਖੀ ਹੈ 


ਉਕਤੀ ਬਹੁਤੀਆਂ ਬੀੜਾਂ ਵਿਚ _ਨਹੀਂ_ ਹੈ, ਛੰਦ ਅੰਕ ੨੨੮੫ ਤੋਂ ਪਹਿਲਾਂ ਆਈ ਹੈ 


ਕ੍ਰਿਸਨਾਵਤਾਰ 7੨੭ 


ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸਰੀ ਕ੍ਰਿਸ਼ਨ ਦਾ ਧਿਆਨ ਨਹੀਂ ਲਗਾਇਆ; 
ਅਤੇ ਕੀ ਹੋਇਆ, ਜੇ ਕਿਸੇ ਦੇ ਗੁਣ ਗਾਏ ਹਨ, (ਪਰ) ਸ੍ਰੀ ਕ੍ਰਿਸ਼ਨ ਦੇ ਗੁਣ ਨਹੀਂ ਗਏ; 
ਅਤੇ ਕੀ ਹੋਇਆ, ਜੇ ਜਗਦੀਸ਼ ਤੋਂ ਬਿਨਾ _ਉਸ ਨੇ ਗਣੇਸ਼ ਅਤੇ ਮਹੇਸ਼ ਨੂੰ ਮਨਾ ਲਿਆ; 
ਕਵੀ ਸ਼ਿਆਮ _ਕਹਿੰਦੇ ਹਨ, _ਉਸ ਨੇ ਲੋਕ ਪਰਲੋਕ _ਵਿਚ _ਸਦਾ _ਲਈ _ ਆਪਣਾ ਜਨਮ 
ਗੰਵਾ ਲਿਆ।੨੨੮੪। 

ਥੇ ਸੂ ਲਚੇੜ੍ਹ ਨਾਟਕ ਦੋ ਨਰਤ ਨਦੱਛਨ ਰਾਜ਼ ਦੋ ਪੁੱਤਰ ਦੇ 
ਲਧ ਦੇ _%ਨ%/ਏ ਦੀ _ਨਆ੫ਤਾੰ/ 
ਮਾਵੀਲ” 
ਨੂ ਛਡ 

ਰਣ ਵਿਚੋਂ ਕਦੇ _ਟਲੇ ਨਹੀਂ _ਸਨ। ਫਿਰ ਉਸ (ਰਾਜੇ) ਦੀਆਂ ਹਜ਼ਾਰ ਭੁਜਾਵਾਂ ਕਟ ਸੁਟੀਆਂ, 
ਜਿਸ ਕੋਲੋਂ ਚੌਦਾਂ ਲੋਕ ਡਰਦੇ _ਸਨ। ਉਨ੍ਹਾਂ ਦੇ _ਘਰ ਸੋਨੇ ਦੇ _ਬਣਾ ਦਿੱਤੇ ਜੋ ਬ੍ਰਾਹਮਣ 
ਸਦਾ ਮੰਗ ਕੇ ਢਿਡ ਭਰਦੇ _ਸਨ। ਫਿਰ ਦ੍ਰੋਪਦੀ ਦੀ ਲਾਜ _ਰਖ _ਲਈ। ਸ੍ਰੀ ਕ੍ਰਿਸ਼ਨ ਤੋਂ 
ਬਿਨਾ _ ਅਜਿਹੀ _ (ਗੱਲ) ਕੌਣ _ਕਰ _ ਸਕਦਾ _ਹੈ।੨੨੮੫। 


ਸ੍ੀ_ਕ੍ਰਿਸ਼ਨ ਨੇ) ਉਨ੍ਹਾਂ `ਰਾਜਿਆਂ ਨੂੰ _ਰਣ-ਭੂਮੀ ਵਿਚ ਜਿਤ ਕੇ 


ਹੁਣ ਕਪਿ (ਬੰਦਰ) ਦੇ ਬਧ ਦਾ ਕਥਨ 
ਚੱਪਲ? 
ਬਲਰਾਮ _ਜੀ _ਰੇਵਤ ਨਗਰ _ਵਿਚ _ਗਏ। _ਅਤੇ (ਆਪਣੀ) ਇਸਤਰੀ ਨੂੰ ਸੰਗ _ਲੈ 
ਕੇ ਬਹੁਤ _ਪੁਸੰਨ _ਹੋਏ। _ਉਥੇ _ਸਾਰਿਆਂ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਦਿਲ ਵਿਚ 
ਚਾਉ ਭਰ ਕੇ ਗਾਉਣ ਲਗ ਪਏ।੨੨੮੬। 
ਉਥੇ ਇਕ _ਬੰਦਰ ਰਹਿੰਦਾ ਸੀ, ਉਹ ਵੀ ਆ ਗਿਆ। (ਉਸ ਨੇ) ਸ਼ਰਾਬ ਦਾ ਘੜਾ 
ਭੰਨ ਕੇ ਸਾਰੀ (ਸ਼ਰਾਬ) ਜ਼ਾਇਆ _ਕਰ _ਦਿੱਤੀ। (ਉਹ) _ਟਪੂਸੀਆਂ ਮਾਰਨ _ਲਗਾ ਅਤੇ _ਕਿਸੇ 
ਤੋਂ ਜ਼ਰਾ ਜਿੰਨਾ ਵੀ ਨ ਡਰਿਆ। ਬਲਰਾਮ (ਉਸ ਦੇ ਵਿਵਹਾਰ ਕਰ ਕੇ) ਕ੍ਰੋਧ ਨਾਲ ਭਰ 
”"ਗਿਆ।੨੨੮੭। 
ਦੰਹਰਾ 
ਬਲਰਾਮ _ਦੋਵੇਂ _ਅਸਤੂੁ _ਸੰਭਾਲ _ਕੇ _ਉਠ _ਖੜੋਤਾ _ਅਤੇ ਜਿਵੇਂ _ਉਹ _ਬੰਦਰ _ਨਚਦਾ 
ਫਿਰਦਾ ਸੀ, _(ਉਸ ਨੂੰ) ਛਿਣ ਭਰ ਵਿਚ ਮਾਰ ਦਿੱਤਾ।੨੨੮੮। 
/ਏਲੋਂ _'ਲੰਦਰ ਦਾ ਠਲਭਦੂ ਨੇ _ਕਧ _ਕੱਤਾ” ੫ਨੰਨ ਦੀ ਨਆ੫ਤਾੰ/ 
ਗਜਪੁਰ ਦੇ ਰਾਜਾ ਦੀ ਪੁੱਤਰੀ ਸਾਂਬਰ (ਸਾਂਬ) ਨੇ ਵਰੀ 
੭ਾਵੀੰਯ੍ਾ 
ਗਜਪੁਰ _ਦੇ _ਸੂਰਵੀਰ ਰਾਜੇ _ਦੀ ਪੁੱਤਰੀ ਦਾ ਵਿਆਹ _ਦੁਰਯੋਧਨ ਨੇ ਰੁਚੀ ਪੂਰਵਕ 
ਰਚਾ _ਦਿੱਤਾ। ਜਿਤਨੇ _ਵੀ ਧਰਤੀ _ਉਤੇ ਰਾਜੇ _ਸਨ, ਉਨ੍ਹਾਂ ਨੂੰ (ਵਿਆਹ _ਦਾ) ਕੌਤਕ 
ਵਿਖਾਉਣ _ਲਈ _ ਬੁਲਾ _ਲਿਆ। ਅੰਨ੍ਹੇ (ਧ੍ਰਿਤਰਾਸ਼ਟਰ) ਦੇ ਪੁੱਤਰ ਨੇ ਵਿਆਹ ਰਚਿਆ ਹੈ, 


੭੨੮ 


ਸੀ _ਦਸਮ-ਗ੍ਰੰਥ _ਸਾਹਿਬ 


ਅੰਧ ਕੇ _ਪੂਤਹਿ ਬ੍ਯਾਹ ਰਚਿਯੋ_ਸੋ_ਸੁ ਤਾਹੀ ਕੋ ਦੁਆਰਵਤੀ ਸੁਨਿ ਪਾਯੋ। 
ਸਾਬ ਹੁਤੋ ਇਕ ਕਾਨ੍ਹ ਕੋ ਬਾਲਕ ਜਾਬਵਤੀ ਹੂ ਤੇ ਸੋ _ਚਲਿ ਆਯੋ। ੨੨੮੯। 
ਗਹਿ ਕੈ ਬਹੀਯਾ ਪੁਨਿ ਭੂਪ ਸੁਤਾ ਹੂ ਕੀ ਸ੍ਯੰਦਨ ਭੀਤਰ _ਡਾਰਿ _ਸਿਧਾਰਿਯੋ। 
ਜੋ ਭਟ ਤਾਹਿ ਸਹਾਇ ਕੇ ਕਾਜ ਲਰਿਯੋ ਸੋਊ ਏਕ ਹੀ ਬਾਨ ਸੋ_ਮਾਰਿਯੋ। 
ਧਾਇ ਪਰੇ ਛਿ ਰਥੀ ਮਿਲਿ ਕੈ ਸੁ ਘਨੋ ਦਲੁ ਲੈ ਜਬ ਭੂਪ ਪਚਾਰਿਯੋ। 

ਜੁਧੁ ਭਯੋ ਤਿਹ ਠਉਰ ਘਨੋ ਸੋਊ ਯੌ ਮੁਖ ਤੇ ਕਬਿ ਸ੍ਯਾਮ ਉਚਾਰਿਯੋ। ੨੨੯॥। 


ਪਾਰਥ _ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀ ਸੁਤ ਕੋਪ ਭਰਿਯੋ ਮਨ ਮੈ। 

ਅਰੁ ਅਉਰ ਸੁ ਕਰਨ ਚਲਿਯੋ ਰਿਸ ਸੋਅ ਕਰੋਧ ਰੁ ਕਉਚ ਤਬੈ ਤਨ ਮੈ। 
ਛਬਿ ਪਾਵਤ ਭਯੋ ਕਬਿ ਸ੍ਯਾਮ ਭਨੈ ਸੋਊ ਯੋ ਇਨ ਸੂਰਨ ਕੇ ਗਨ ਮੈ। 
ਜਿਮ ਸੂਰਜ ਸੋਭਤ ਦਿਵਤਨ ਮੈ ਇਹ ਸੋ ਛਬਿ ਪਾਵਤ ਭਯੋ ਰਨ ਮੈ। ੨੨੯੧। 


ਜੰਗ ਭਯੋ ਜਿਹ ਠਉਰ ਨਿਸੰਗ ਸੁ ਛੂਟਤ ਭੇ ਦੁਹੂ ਓਰ ਤੇ ਭਾਲੇ। 
ਘਾਇਲ ਲਾਗ ਭਜੇ ਭਟ ਯੌ_ਮਨੋ ਖਾਇ ਚਲੇ ਗ੍ਰਿਹ ਕੇ ਸੁ ਨਿਵਾਲੇ। 
ਬੀਰ ਫਿਰੈ ਅਤਿ ਘੂਮਤਿ ਹੀ ਸੁ ਮਨੋ ਅਤਿ ਪੀ ਮਦਰਾ ਮਤਵਾਲੇ। 
ਬਾਸਨ ਤੇ ਧਨੁ ਅਉਰ _ਨਿਖੰਗ ਫਿਰੈ ਰਨ ਬੀਚ _ਖਤੰਗ ਪਿਆਲੇ। ੨੨੯੨। 


ਸਾਬ ਸਰਾਸਨ ਲੈ ਕਰ ਮੈ ਬਹੁ ਬੀਰ ਹਨੇ ਤਿਹ ਠਉਰ ਕਰਾਰੇ। 

ਏਕਨ ਕੇ ਬਿਬ ਪਾਗ ਕਟੇ ਅਰੁ ਏਕਨ ਕੇ ਸਿਰ ਹੀ ਕਟਿ ਡਾਰੇ। 

ਅਉਰ ਨਿਹਾਰਿ ਭਜੇ ਭਟ ਯੌ ਉਪਮਾ ਤਿਨ ਕੀ ਕਬਿ ਸ੍ਯਾਮ ਉਚਾਰੇ। 
ਸਾਧ ਕੀ ਸੰਗਤਿ ਪਾਇ ਮਨੋ ਜਨ ਪੁੰਨਿ ਕੇ ਅਗੂਜ ਪਾਪ ਪਧਾਰੇ। ੨੨੯੩। 
ਏਕਨ ਕੀ ਦਈ ਕਾਟ ਭੁਜਾ ਅਰੁ ਏਕਨ ਕੈ ਕਰ ਹੀ ਕਟਿ ਡਾਰੇ। 

ਏਕ ਕਟੈ ਅਧ ਬੀਚਹੁ ਤੇ ਰਥ ਕਾਟਿ ਰਥੀ ਬਿਰਥੀ ਕਰਿ ਮਾਰੇ। 

ਸੀਸ ਕਟੇ ਭਟ ਠਾਢੇ ਰਹੇ ਇਕ ਸ੍ਰੋਣ ਉਠਿਓ ਛਬਿ ਸ੍ਯਾਮ ਉਚਾਰੇ। 
ਬੀਰਨ ਕੋ_ਮਨੋ ਬਾਗ ਬਿਖੈ ਜਨੁ ਫੂਟੇ ਹੈ ਸੁ ਅਨੇਕ ਫੁਹਾਰੇ। ੨੨੯੪। 


ਸ੍ਰੀ ਜਦੁਬੀਰ ਕੇ ਪੁਤ ਜਬੈ ਬਹੁ ਬੀਰ ਹਨੇ ਰਨ ਮੈ ਚਹਿ_ਕੈ। 

ਇਕ ਭਾਜ ਗਏ ਨ ਮੁਰੇ ਬਹੁਰੋ ਇਕ ਘਾਇਲ ਆਇ ਪਰੇ ਸਹਿਕੈ। 

ਬਹੁ ਹੁਇ ਕੈ ਨਿਰਾਯੂਧ ਹਰੈ ਇਹ ਕੈ ਹਮ ਰਾਖਹੁ ਪਾਇ ਪਰੇ ਕਹਿ ਕੈ। 

ਇਕ ਠਾਢੇ ਭਏ ਘਿਘਿਯਾਤ ਬਲੀ ਤ੍ਰਿਨ ਕੋ _ਦੁਹੂ ਦਾਤਨ ਮੈ ਗਹਿ ਕੈ। ੨੨੯੫। 


ਜੁਧੁ ਕੀਯੋ ਸੁਤ ਕਾਨ੍ਹ ਇਤੋ ਨਹਿ ਹੁਇ ਹੈ ਕਬੈ ਕਿਨ ਹੂ ਨਹੀ ਕੀਨੌ। 
ਦ੍ਰੈ ਘਟਿ ਆਠ ਰਥੀ ਬਲਵੰਤ ਤਿਨੋ ਹੂ ਤੇ ਏਕ ਬਲੀ ਨਹੀ ਹੀਨੋ। 


ਕ੍ਰਿਸਨਾਵਤਾਰ ੭੨੯ 


ਉਸ _ਦੀ (ਖਬਰ) _ਦੁਆਰਿਕਾ _ਵਿਚ _ਵੀ ਸੁਣੀ _ਗਈ। _ਜਾਂਬਵਤੀ ਤੋਂ ਕ੍ਰਿਸ਼ਨ ਦਾ ਇਕ 

ਬਾਲਕ _'ਸਾਂਬ” _ਸੀ, ਉਹ ਵੀ ਚਲ ਕੇ (ਉਥੇ ਆ ਗਿਆ)।੨੨੮੯। 

ਰਾਜੇ _ਦੀ ਪੁੱਤਰੀ ਦੀ ਬਾਂਹ ਪਕੜ ਕੇ _ਰਥ ਉਤੇ _ਚੜ੍ਹਾ _ਲਿਆ। 

ਦੀ ਮੌਦਦ ਲਈ ਲੜਿਆ, ਉਸ ਨੂੰ ਇਕ ਹੀ ਬਾਣ ਨਾਲ _ਮਾਰ 
ਨੇ ਵੰਗਾਰਿਆ ਤਾਂ _ਰਥ-ਦਲ ਵਾਲੇ _ਛੇ ਸ਼ੂਰਵੀਰ ਬਹੁਤ _ਸਾਰੀ ਸੈਨਾ 

ਲੈ ਕੇ ਧਾ ਕੇ ਧੈ ਗਏ। ਕਵੀ ਸ਼ਿਆਮ ਕਹਿੰਦੇ ਹਨ, ਉਸ ਥਾਂ ਤੇ ਬਹੁਤ ਭਿਆਨਕ ਯੁੱਧ 


ਗਏ _ ਹੋਣ। ਧਨੁਸ਼ ਅਤੇ _ਬਾਣ (ਸ਼ਰਾਬ _ਦੇ) ਬਰਤਨ _ਹਨ 
ਰਹੇ ਤੀਰ, _ (ਸ਼ਰਾਬ _ਦੇ) ਪਿਆਲੇ _ ਹਨ।੨੨੯੨। 


ਹੱਥ ਵਿਚ ਧਨੁਸ਼ ਲੈ ਕੇ ਉਸ ਥਾਂ ਤੇ ਬਹੁਤ ਤਕੜੇ ਸੂਰਮੇ ਮਾਰ ਦਿੱਤੇ। 
ਕਟੇ ਗਏ ਅਤੇ ਇਕਨਾਂ ਦੇ ਸਿਰ ਹੀ ਕਟ ਦਿੱਤੇ। ਹੋਰ ਭਜੇ ਜਾਂਦੇ 
ਹੁੰ ਭਜੀ ਜਾਂਦੇ _ਹੋਣ।੨੨੯੩। 


ਅਗੇ _ਪਾਪ 
ਇਕਨਾਂ ਦੀਆਂ _ਭੁਜਾਵਾਂ ਕਟ ਦਿੱਤੀਆਂ ਹਨ ਅਤੇ _ਇਕਨਾਂ ਦੇ ਹੱਥ ਹੀ ਵਢ ਸੁਟੇ 
ਕਿਲਾ 


ਦੇ ੨ 
ਸੂਰਮੇ (ਫਿਰ ਵੀ) _ਖੜੌਤੇ ਹੋਏ _ਹਨ। (ਉਨ੍ਹਾਂ ਦਾ) ਲਹੂ ਨਿਕਲ ਰਿਹਾ ਹੈ, ਉਸ ਦ੍ਰਿਸ਼ ਨੂੰ 
(ਕਵੀ) ਸ਼ਿਆਮ _ਇਸ ਤਰ੍ਹਾਂ ਬਿਆਨ _ਕਰਦੇ _ਹਨ, ਮਾਨੋ 

ਫ਼ਵਾਰੇ ਚਲ ਰਹੇ ਹੋਣ।੨੨੯੪। 


%< 


ਜਦੋਂ ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ _ਰਣ-ਭੂਮੀ ਵਿਚ ਮਨ _ਦੀ _ਚਾਹਨਾ ਅਨੁਸਾਰ ਬਹੁਤ 
ਸਾਰੇ ਯੋਧੇ ਮਾਰ ਦਿੱਤੇ। (ਕਈ) ਇਕ ਭਜ ਗਏ ਅਤੇ ਫਿਰ ਨ ਮੁੜੇ; (ਕਈ) ਇਕ ਘਾਇਲ 
ਕੇ ਸਹਿਕਦੇ ਪਏ _ਹਨ। ਬਹੁਤੇ ਹਥਿਆਰਾਂ ਤੋਂ ਬਿਨਾ ਹੋ ਕੇ, ਇਹ ਕਹਿ ਕੇ ਪੈਰੀਂ ਧੈ 
ਗਏ ਹਨ ਕਿ 'ਸਾਨੂੰ ਰਖ ਲੌ”। (ਕਈ) ਇਕ ਦੰਦਾਂ ਵਿਚ ਘਾਹ ਲੈ ਕੇ ਤਰਲੇ ਕਰਦੇ 


ਹੋਏ ਖੜੋਤੇ _ਹਨ।੨੨੯੫। 
ਸੀ ਕ੍ਰਿਸ਼ਨ ਦੇ ਪੁੰਤਰ ਨੇ ਇਤਨਾ (ਤਕੜਾ) ਯੁੱਧ _ਕੀਤਾ ਜਿਤਨਾ ਅਜੇ ਤਕ ਨ 


ਚ 


ਹੋਇਆ ਹੈ ਅਤੇ ਨ ਹੀ ਕਿਸੇ ਨੇ ਕਦੀ ਕੀਤਾ ਹੈ। ਜੋ ਛੇ ਮਹਾਨ ਯੋਧੇ (ਉਸ ਨਾਲ ਲੜਨ 


€ 


੭੨0 


ਸੀ _ਦਸਮ-ਗ੍ਰੰਥ _ਸਾਹਿਬ 


ਸੋ ਮਿਲਿ ਕੈ ਕਰਿ ਕੋਪ ਪਰੇ ਸੁਤ ਕਾਨ੍ਹ ਕੇ ਊਪਰ ਜਾਨ ਨ ਦੀਨੋ। 
ਰੋਸ ਬਢਾਇ ਮਚਾਇ ਕੈ ਮਾਰਿ ਹੰਕਾਰ ਕੈ ਕੇਸਨ ਤੇ ਗਹਿ ਲੀਨੋ। ੨੨੯੬। 


ਤਾਟਕਾ 
ਇਨ ਬੀਰਨ ਕੀ ਜਬ ਜੀਤ ਭਈ ਦੁਹਿਤਾ ਤਬ ਭੂਪ ਕੀ ਛੀਨ ਲਈ। 
ਸੋਊ ਛੀਨ ਕੈ ਮੰਦਿਰ ਆਨਿ ਧਰੀ ਦੁਬਿਧਾ ਮਨ ਕੀ ਸਭ ਦੂਰਿ ਕਰੀ। ੨੨੯੭। 


ਜ਼ੱਪਣ/ 
ਇਤੈ ਦ੍ਰਜੋਧਨ ਹਰਖ _ਜਨਾਯੋ। ਉਤ _ਹਲਧਰ ਹਰਿ ਜੂ ਸੁਨਿ ਪਾਯੋ। 
ਸੁਨਿ ਬਸੁਦੇਵ ਕ੍ਰੋਧ ਅਤਿ ਭਰਿ ਕੈ। ਸ੍ਯਾਮ ਭਨੈ ਮੂਛਹਿ ਰਹਿਓ ਧਰਿ ਕੈ। ੨੨੯੮। 


ਕਸ਼ਟੇਵ ਭਾਲ 

ਚੱਪਣ 
ਤਿਹ ਸੁਧਿ ਕਉ ਕੋਊ ਦੂਤ ਪਠਇਯੈ। ਪੌਤ੍ਰ ਸੋਧ ਕੌ ਬੇਗਿ ਮੰਗਇਯੈ। 
ਮੁਸਲੀਧਰ ਤਿਹ ਠਉਰ _ਪਠਾਯੋ। _ਚਲਿ _ਹਲਧਰ ਤਿਹ ਪੁਰ ਮੈ ਆਯੋ। ੨੨੯੯। 


੭ਵੀਯ” 
ਆਇਸ ਪਾਇ ਪਿਤਾ ਕੋ ਜਬੈ ਚਲਿ ਕੈ ਬਲਿਭਦੂ ਗਜਾ ਪੁਰ ਆਯੋ। 
ਆਇਸ ਐਸੇ ਦਯੋ ਹਮਰੇ ਨ੍ਰਿਪ ਛੋਰਿ ਇਨੈ ਸੁਤ ਅੰਧ ਸੁਨਾਯੋ। 
ਸੋ ਸੁਨਿ ਬਾਤ ਰਿਸਾਇ ਗਯੋ ਗ੍ਰਿਹ ਤੇ" ਅਪਨੇ ਇਹ ਓਜ ਜਨਾਯੋ। 
ਐਚ _ਲਯੋ ਪੁਰ ਤ੍ਰਾਸ ਭਰਿਯੋ ਸੋਊ ਲੈ ਦੁਹਿਤਾ ਇਹ ਪੂਜਨ ਆਯੋ। ੨੩00। 


ਸਾਬ ਸੋ ਬ੍ਯਾਹ ਸੁਤਾ ਕੋ ਕੀਯੋ ਦੁਰਜੋਧਨ ਚਿਤਿ ਘਨੋ ਸੁਖ ਪਾਯੋ। 
ਦਾਨ ਦਯੋ ਜਿਹ ਅੰਤ ਕਛੂ ਨਹਿ _ਬਿਪ੍ਹਨ ਕੋ ਕਹਿ _ਸ੍ਯਾਮ ਸੁਨਾਯੋ। 
ਭੁਾਤ ਕੇ ਪੁਤ੍ਰ ਕੋ ਸੈਗਿ ਹਲਾਯੂਧ ਲੈ ਕਰਿ ਦੁਆਰਵਤੀ ਕੋ ਸਿਧਾਯੋ। 
ਸ੍ਯਾਮ ਚਰਿਤ੍ਰ _ਉਤੈ _ਪਿਖਬੇ ਕਹੁ ਸਯਾਮ _ਭਨੈ _ਚਲਿ ਨਾਰਦ _ਆਯੋ। _੨੩(0੧। 


/ਏਇਤ ਨੀ ਟਨਮ ਕੰਧ ਰਾਣੇ ਲਾਚਤੁ ਨਾਟਕ ਗੁੰਲੇ /ਕੈਸ਼ਨਾਵਤਾਨੇ ਟੁਲੌਹਨ ਕੰ 
ਛੋਟੀ ਸਾੜ _ਕਂ _ਲੂਯਾਹ _/ਨੋਆਵਤ ਭਲੇ _/ਨ#7/ਏ _ਸਪਤਨ/ 


ਕ੍ਰਿਸਨਾਵਤਾਰ ੭੩੧ 
ਲਈ ਆਏ ਸਨ), ਉਨ੍ਹਾਂ ਵਿਚੋਂ ਇਕ _ਵੀ ਬਲ ਵਿਚ ਘਟ ਨਹੀਂ _ਹੈ। _ਉਹ (ਸਾਰੇ) ਮਿਲ 
ਕੇ ਅਤੇ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਪੁੱਤਰ ਉਪਰ ਆ ਪਏ ਅਤੇ ਜਾਣ ਨ ਦਿੱਤਾ। ਕ੍ਰੋਧ 
ਨੂੰ ਵਧਾ ਕੇ ਅਤੇ ਯੁੱਧ ਮਚਾ ਕੇ ਲਲਕਾਰਦੇ ਹੋਇਆਂ ਨੇ _(ਸਾਂਬ ਨੂੰ) ਕੇਸਾਂ ਤੋਂ ਪਕੜ 
'"ਲਿਆ।੨੨੯੬। 
ਤੰਟਾਕਾ 


ਇਨ੍ਹਾਂ (ਛੇ) ਯੁੱਧ-ਵੀਰਾਂ ਦੀ ਜਦ ਜਿਤ ਹੋਈ, _ਤਦ (ਇਨ੍ਹਾਂ `ਨੇ) ਰਾਜੇ ਦੀ ਪੁੱਤਰੀ 
ਖੋਹ ਲਈ। _ਉਸ ਨੂੰ ਖੋਹ ਕੇ ਮਹੱਲ ਵਿਚ ਆਣ _ਟਿਕਾਈ ਅਤੇ ਮਨ ਦੀ ਸਾਰੀ ਦੁਬਿਧਾ 
ਦੂਰ ਕਰ ਦਿੱਤੀ।੨੨੯੭। 
ਚੱਪਣ/ 

ਇਧਰ _ਦੁਰਯੋਧਨ ਨੇ ਖੁਸ਼ੀ ਪ੍ਰਗਟ _ਕੀਤੀ। _ਉਧਰ _ਬਲਰਾਮ _ਅਤੇ ਕ੍ਰਿਸ਼ਨ ਜੀ ਨੇ 
(ਸਾਰੀ _ਖੁਬਰ) _ਸੁਣ _ਲਈ। _(ਇਹ ਗੱਲ) ਸੁਣ ਕੇ _ਬਸੁਦੇਵ ਬਹੁਤ _ਕ੍ਰੋਧਵਾਨ _ਹੋਇਆ। 
(ਕਵੀ) ਸ਼ਿਆਮ _ਕਹਿੰਦੇ ਹਨ, ਮੁੱਛਾਂ (ਉਤੇ ਹੱਥ) ਧਰ ਕੇ ਬਹਿ ਗਿਆ (ਅਰਥਾਤ ਮੁੱਛਾਂ 
ਨੂੰ _ਤਾਉ ਦੇਣ ਲਗ _ਗਿਆ)।੨੨੯੮। 
ਕਸ਼ੁਟੌਣ ਨੇ _/ਕੈਹਾ-- 
ਜਪਣ? 

ਉਸ _(ਸਾਂਬ) ਦੀ ਖ਼ਬਰ-ਸਾਰ _ਲੈਣ ਲਈ ਕਿਸੇ ਦੂਤ ਨੂੰ ਭੇਜੋ ਅਤੇ (ਮੈਨੂੰ) ਪੋਤਰੇ 
ਦੀ ਖਬਰ _ ਜਲਦੀ _ਮੰਗਵਾ _ਦਿਓ। _ਬਲਰਾਮ ਨੂੰ _ਉਸ ਥਾਂ ਵਲ ਭੇਜ ਦਿੱਤਾ। _ਬਲਰਾਮ 
ਚਲ ਕੇ ਉਸ ਨਗਰ ਵਿਚ ਆ ਗਿਆ।੨੨੯੯। 
ਮਾਵੀਯ” 

ਪਿਤਾ _ਦੀ _ ਆਗਿਆ ਪ੍ਰਾਪਤ _ ਕਰਦਿਆਂ _ਹੀ _ਬਲਰਾਮ _ਚਲ _ਕੇ _ਗਜਾਪੁਰ _ਆ 
ਗਿਆ (ਅਤੇ ਇਸ ਤਰ੍ਹਾਂ ਕਿਹਾ--) ਸਾਡੇ ਰਾਜੇ ਨੇ ਇਸ ਤਰ੍ਹਾਂ ਆਗਿਆ ਦਿੱਤੀ ਹੈ _'ਹੇ 
ਅੰਨ੍ਹੇ ਦੇ ਪੁੱਤਰ _(ਦੁਰਯੋਧਨ)! ਇਸ ਨੂੰ ਛਡ ਦੇ'--ਇਸ ਤਰ੍ਹਾਂ (ਕਹਿ ਕੇ) ਸੁਣਾਇਆ। ਇਹ 
ਗੱਲ ਸੁਣ ਕੇ ਰਾਜਾ (ਦੁਰਯੋਧਨ) ਗੁੱਸੇ _ਨਾਲ _ਭਰ _ਗਿਆ _ (ਅਤੇ ਕਹਿਣ _ਲਗਾ ਕਿ) 
(ਬਸੁਦੇਵ) ਨੇ ਆਪਣੇ ਘਰ ਬੈਠ _ਕੇ ਇਹ ਤੇਜ ਜਣਾਇਆ ਹੈ। _(ਬਲਰਾਮ ਨੇ _ਹਲ ਨਾਲ) 
ਸਾਰਾ ਨਗਰ _ਖਿਚ _ਲਿਆ, _(ਜਿਸ ਕਰਕੇ) ਉਹ ਬਹੁਤ ਭੈਭੀਤ ਹੋ_ਗਿਆ ਅਤੇ (ਪੁੱਤਰੀ) 
ਲੈ ਕੇ ਪੂਜਣ ਲਈ ਆਇਆ _ (ਅਰਥਾਤ _ ਲੜਕੀ _ ਪੇਸ਼ _ਕਰਨ _ਆਇਆ)।੨੩00। 

ਸਾਂਬ _ਨਾਲ (ਉਸ ਨੇ ਰਾਜ) ਕੌਨਿਆਂ ਦਾ ਵਿਆਹ ਕਰ ਦਿੱਤਾ ਅਤੇ _ਦੁਰਯੋਧਨ 
ਨੇ ਮਨ ਵਿਚ ਬਹੁਤ ਸੁਖ ਪ੍ਰਾਪਤ _ਕੀਤਾ। (ਕਵੀ) ਸ਼ਿਆਮ _(ਕਹਿ ਕੇ) ਸੁਣਾਉਂਦੇ ਹਨ, 
(ਉਸ ਨੇ) ਬ੍ਰਾਹਮਣਾਂ ਨੂੰ ਬੇਅੰਤ ਦਾਨ _ਦਿੱਤਾ। _ਭਰਾ ਦੇ ਪੁੱਤਰ ਨੂੰ ਨਾਲ ਲੈ ਕੇ _ਬਲਰਾਮ 
ਦੁਆਰਿਕਾ _ ਨੂੰ _ਚਲ _ਪਿਆ। _(ਕਵੀ) ਸ਼ਿਆਮ _ਕਹਿੰਦੇ _ਹਨ, _ਉਧਰ _ (ਦੁਆਰਿਕਾ _ਵਿਚ) 
ਸ਼ਿਆਮ ਦੇ _ਚਰਿਤ੍ਰਾਂ ਨੂੰ ਵੇਖਣ ਲਈ _ਨਾਰਦ _ਚਲ ਕੇ _ਆ _ਗਿਆ।੨੩0੧। 

/ਏਲੋਂ ਨੀਂ ਦਲਮ ਅਕੱਧ ੪ਰਾਣ; _ਲਾਦਤੁ ਨਾਟਕ ਕੁੱਲ ਦੇ /ਕੈਸ਼ਨਾਵਤਾਰ ਦੇ ਦਰਯੱਧਨ ਦੀ 

ਕੋਠੀ ਆਾਂਝ ਨੂੰ /ਫ#ਆਹ /ਨਆਣ ਦੇ ਪੁਸੰਨਾ ਦੀ ਆਨਪਤਨ 


੭ ੩੨ 


ਸੀ _ਦਸਮ-ਗ੍ਰੰਥ ਸਾਹਿਬ 


ਨਾਰਦ ਕੋ ਆਇਬੋ ਕਥਨੰ 
ਦਹਾਰਾ” 
ਨਾਰਦ ਰੁਕਮਿਨਿ ਕੇ ਪ੍ਰਿਥਮ ਗ੍ਰਿਹ ਮੈ ਪਹੁਚਿਓ ਆਇ। 
ਜਹਾ ਕਾਨ੍ਹ ਬੈਠੋ ਹੁਤੋ ਉਠਿ ਲਾਗੋ _ਰਿਖਿ ਪਾਇ। ੨੩0੨। 
੭ਵੀਯ” 
ਦੂਸਰੇ ਮੰਦਿਰ ਭੀਤਰ ਨਾਰਦ ਜਾਤ _ਭਯੋ _ਤਿਹਿ ਸ੍ਯਾਮ _ਨਿਹਾਰਿਯੋ। 
ਅਉਰ ਗਯੋ ਗ੍ਰਿਹ ਸ੍ਯਾਮ ਤਬੈ ਰਿਖਿ ਆਨੰਦ ਹ੍ਹੈ ਇਹ _ਭਾਤਿ ਉਚਾਰਿਯੋ। 
ਪੇਖਿ ਭਯੋ ਸਭ ਹੂ ਗ੍ਰਿਹ ਸ੍ਯਾਮ ਸੁ ਯੋ ਕਬਿ ਸ੍ਯਾਮਹਿ ਗ੍ਰੰਥ ਸੁਧਾਰਿਯੋ। 


ਕਾਨ੍ਹ ਜੂ ਕੋ ਮਨ ਮੈ ਮੁਨਿ ਈਸ ਸਹੀ ਕਰਿ ਕੈ ਜਗਦੀਸ ਬਿਚਾਰਿਯੋ। ੨੩0੩। 


ਭਾਤਿ ਕਹੂ ਕਹੂ ਗਾਵਤ ਹੈ ਕਹੂ ਹਾਥਿ ਲੀਏ ਪੂਭੁ ਬੀਨ ਬਜਾਵੈ। 

ਪੀਵਤ ਹੈ ਸੁ ਕਹੂ ਮਦਰਾ ਅਉ ਕਹੂ _ਲਰਕਾਨ ਕੋ ਲਾਡ ਲਡਾਵੈ। 

ਜੁਧੁ ਕਰੈ ਕਹੂ ਮਲਨ ਸੋ ਕਹੂ ਨੰਦਗ ਹਾਥਿ ਲੀਏ _ਚਮਕਾਵੈ। 

ਇਉ ਹਰਿ ਕੇਲ ਕਰੈ ਤਿਹ ਠਾ ਜਿਹਾ ਕਉਤੁਕ ਕੋ ਕੋਊ ਪਾਰ ਨ ਪਾਵੈ। ੨੩0੪। 


ਦੰਹਰ” 
ਯੌ _ਰਿਖਿ ਦੇਖਿ ਚਰਿਤਰ ਹਰਿ ਚਰਨ _ਰਹਿਯੋ ਲਪਟਾਇ। 
ਚਲਤ ਭਯੋ ਸਭ ਜਗਤ ਕੋ __ਕਉਤਕ ਦੇਖੋ ਜਾਇ। ੨੩0੫। 


ਅਥ _ਜਰਾਸੈਧਿ ਬਧ ਕਥਨੰ" 
ਹਾਵੀਯ” 
ਬ੍ਰਹਮ ਮਹੂਰਤ ਸ੍ਯਾਮ ਉਠੈ ਉਠਿ ਨ੍ਹਾਇ ਹ੍ਿਦੈ ਹਰਿ ਧਿਆਨ ਧਰੈ। 
ਫਿਰਿ ਸੈਧਯਹਿ ਕੈ ਰਵਿ ਹੋਤ ਉਦੈ ਸੁ ਜਲਾਜੁਲਿ ਦੈ ਅਰੁ ਮੰਤ੍ਰ ਰਰੈ। 
ਫਿਰਿ ਪਾਠ ਕਰੈ ਸਤਸੈਇ ਸਲੋਕ ਕੋ ਸਯਾਮ ਨਿਤਾਪੂਤਿ ਪੈ ਨ _ਟਰੈ। 
ਤਬ ਕਰਮ ਨ ਕਉਨ ਕਰੈ ਜਗ ਮੈ ਜਬ ਆਪਨ ਸ੍ਯਾਮ ਜੂ ਕਰਮ _ਕਰੈ। ੨੩0੬। 


ਨਾਇ ਕੈ ਸ੍ਯਾਮ ਜੂ ਲਾਇ ਸੁਗੰਧ ਭਲੇ ਪਟ ਧਾਰ ਕੈ ਬਾਹਰ ਆਵੈ। 
ਆਇ ਸਿੰਘਾਸਨ ਊਪਰ _ਬੈਠ ਕੈ ਸ੍ਯਾਮ _ਭਲੀ ਬਿਧਿ ਨਿਆਉ ਕਰਾਵੈ। 
ਅਉ ਸੁਖਦੇਵ ਕੋ _ਤਾਤ ਭਲਾ ਸੁ ਕਥਾ ਕਰਿ ਸ੍ਰੀ ਨੰਦ ਲਾਲ ਰਿਝਾਵੈ। 
ਤਉ ਲਗਿ ਆਇ ਕਹੀ ਬਤੀਆ ਇਕ ਸੋ ਮੁਖ ਤੇ ਕੜਿ ਭਾਖ ਸੁਨਾਵੈ। ੨੩0੭। 


੧. ਕਈਆਂ ਬੀੜਾਂ ਵਿਚ ਇਹ _ਉਕਤੀ ਨਹੀਂ ਲਿਖੀ 


ਕ੍ਰਿਸਨਾਵਤਾਰ ੭੩੩ 


ਨਾਰਦ ਦੇ ਆਗਮਨ ਦਾ ਕਥਨ 

ਦੰਹਰਾ 

ਨਾਰਦ _ਪਹਿਲਾਂ _ਰੁਕਮਨੀ ਦੇ ਘਰ _ਵਿਚ ਆ ਪਹੁੰਚਿਆ, ਜਿਥੇ ਕ੍ਰਿਸ਼ਨ ਬੈਠੇ ਹੋਏ 
ਸਨ। _(ਉਹ) ਉਠ ਕੇ ਰਿਸ਼ੀ ਦੇ ਪੈਰੀਂ ਪਏ।੨੩0੨। 
ਨਾਵੰਯਾ 

ਦੂਜੇ ਘਰ ਵਿਚ (ਜਦੋਂ) ਨਾਰਦ ਗਿਆ, (ਤਾਂ) ਉਥੇ ਵੀ ਕ੍ਰਿਸ਼ਨ ਨੂੰ ਵੇਖਿਆ। (ਫਿਰ 
ਨਾਰਦ ਇਕ) _ਹੋਰ ਘਰ _ਵਿਚ ਗਿਆ, ਤਦ (ਉਥੇ ਵੀ) ਕ੍ਰਿਸ਼ਨ (ਮੋਜੂਦ ਸੀ)। ਰਿਸ਼ੀ ਨੇ 
ਆਨੰਦਿਤ ਹੋਕੇ ਇਸ ਤਰ੍ਹਾਂ ਕਿਹਾ ਕਿ ਸਾਰਿਆਂ ਘਰਾਂ ਵਿਚ ਕ੍ਰਿਸ਼ਨ ਹੀ ਵੇਖਿਆ ਹੈ। 
ਇਸ ਤਰ੍ਹਾਂ (ਦੀ ਕਥਾ) ਕਵੀ ਸ਼ਿਆਮ ਨੇ ਗ੍ਰੰਥ ਵਿਚ _ਵਰਣਿਤ ਕੀਤੀ ਹੈ। ਕ੍ਰਿਸ਼ਨ ਜੀ 
ਨੂੰ ਨਾਰਦ ਰਿਸ਼ੀ ਨੇ (ਆਪਣੇ) ਮਨ ਵਿਚ ਸਹੀ ਰੂਪ ਵਿਚ ਜਗਦੀਸ਼ _ਵਿਚਾਰ 
"ਲਿਆ।੨੩0੩। 
ਸੀ ਕ੍ਰਿਸ਼ਨ ਕਈ ਭਾਂਤ (ਦੇ ਕੰਮ ਕਰਦੇ ਹਨ), ਕਿਧਰੇ ਗਾਉਂਦੇ ਹਨ, ਕਿਧਰੇ ਹੱਥ 


ਵਿਚ ਲੈ ਕੇ ਬੀਣਾ ਵਜਾਉਂਦੇ ਹਨ। ਕਿਧਰੇ _ਸ਼ਰਾਸ਼ ਪੀਂਦੇ ਹਨ _ ਅਤੇ ਕਿਧਰੇ ਲੜਕਿਆਂ 
ਨੂੰ ਲਾਡ _ਨਾਲ _ਖਿਡਾਉਂਦੇ _ਹਨ। _ਕਿਧਰੇ ਪਹਿਲਵਾਨਾਂ _ਨਾਲ ਯੁੱਧ _ਕਰਦੇ ਹਨ ਅਤੇ ਕਿਧਰੇ 
ਕੇ _ਚਮਕਾਉਂਦੇ _ਹਨ। _ਉਥੇ _(ਦੁਆਰਿਕਾ _ਵਿਚ) ਸ੍ਰੀ 


ਲੈ 
ਹਨ, ਜਿਸ _ਦਾ ਕੋਈ ਪਾਰ ਨਹੀਂ ਪਾ __ਸਕਦਾ।੨੩0੪। 


ਇਸ ਤਰ੍ਹਾਂ ਦੇ ਚਰਿਤ੍ਰ ਵੇਖ ਕੇ ਨਾਰਦ ਸ੍ਰੀ ਕ੍ਰਿਸ਼ਨ ਦੇ ਚਰਨਾਂ ਨਾਲ _ਲਿਪਟ _ਗਿਆ। 

ਅਤੇ _ਫਿਰ _ਸਾਰੇ _ਜਗਤ _ਦੇ ਕੌਤਕ _ਵੇਖਣ ਲਈ _ ਚਲ _ ਪਿਆ।੨੩0੫। 
ਹੁਣ ਜਰਾਸੈਧ ਦੇ ਬਧ ਦਾ ਕਥਨ 

੭ਾਵੀੰਯ੍ਾ 

ਪੁਭਾਤ ਵੇਲੇ ਸੂਰੀ ਕ੍ਰਿਸ਼ਨ ਉਠਦੇ ਹਨ, _ਉਠ ਕੇ ਇਸ਼ਨਾਨ ਕਰਦੇ ਹਨ ਅਤੇ ਹਿਰਦੇ 
ਵਿਚ ਹਰਿ ਦਾ ਧਿਆਨ ਧਰਦੇ _ਹਨ। ਫਿਰ _ਸੂਰਜ ਦੇ ਉਦੈ ਹੋਣ _ਨਾਲ _ਸੈਧਿਆ ਕਰਦੇ 
ਹਨ ਅਤੇ _ਜਲਾਂਜਲੀ ਦੇ ਕੇ ਮੰਤਰ ਪੜ੍ਹਦੇ _ਹਨ। _ਫਿਰ _ਸਤ _ਸੌ_ਸ਼ਲੋਕਾਂ (ਵਾਲੀ _'ਦੁਰਗਾ 
ਸਪਤਸ਼ਤੀ”) ਦਾ _ਪਾਠ _ਕਰਦੇ ਹਨ ਅਤੇ _ਇਸ ਨਿੱਤ ਨੇਮ ਤੋਂ ਕਦੇ ਖੁੰਝਦੇ ਨਹੀਂ __ਹਨ। 
ਤਦ (ਫਿਰ) ਕੌਣ ਇਹ ਕਰਮ ਜਗਤ _ਵਿਚ ਨਹੀਂ ਕਰੇਗਾ, _ਜਦ ਕ੍ਰਿਸ਼ਨ ਜੀ _ਨੇ ਆਪ 
(ਇਹ) ਕਰਮ _ ਕੀਤੇ _ਹਨ।੨੩0੬। 
ਕ੍ਰਿਸ਼ਨ ਜੀ ਇਸ਼ਨਾਨ ਕਰ _ਕੇ ਅਤੇ _ਚੌਗੇ _ਕਪੜੇ _ਧਾਰਨ ਕਰ ਕੇ _ਅਤੇ (ਫਿਰ) 
ਰਿ ਨ 


ਕਪੜਿਆਂ ਨੂੰ _ਸੁਗੈਧੀ ਲਗਾ ਕੇ ਬਾਹਰ ਆਉਂਦੇ ਹਨ। ਆ ਕੇ ਸ੍ਰੀ ਕ੍ਰਿਸ਼ਨ ਰਾਜ ਸਿੰਘਾਸਨ 
ਉਤੇ ਬੈਠ ਜਾਂਦੇ ਹਨ ਅਤੇ ਚੰਗੀ ਤਰ੍ਹਾਂ ਨਿਆਂ ਕਰਦੇ _ਹਨ। _ਅਤੇ ਸੁਖਦੇਵ (ਸ਼ੁਕਦੇਵ) ਦੇ 
ਚੰਗੇ _ਪਿਤਾ ਕਥਾ ਕਰ ਕੇ ਸ੍ਰੀ ਕ੍ਰਿਸ਼ਨ ਨੂੰ _ਰਿਝਾਉਂਦੇ ਹਨ। ਤਦ ਤਕ ਇਕ (ਦੂਤ) ਨੇ 
ਆ ਕੇ ਗੱਲ ਕਹੀ ਹੈ, ਉਸ ਨੂੰ ਕਵੀ ਮੁਖ ਤੋਂ ਕਹਿ ਕੇ ਸੁਣਾਉਂਦਾ ਹੈ।੨੩0੭। 


੭ ੩ ੪ 


ਸੀ _ਦਸਮ-ਗ੍ਰੰਥ _ਸਾਹਿਬ 


ਟੁਤਾ ਬਾਲਾ 
ਹਵੀਯਾਂ 

ਕਾਨ੍ਹ ਜੂ ਜੋ ਤੁਮ ਜੀਤ ਕੈ ਭੂਪਤਿ ਛੋਰਿ ਦਯੋ ਤਿਹ ਓਜ ਜਨਾਯੋ। 

ਮੈ ਦਲ ਤੇਈਸ ਛੂਹਨ ਲੈ ਸੈਗਿ ਤੇਈਸ ਬਾਰ ਸੁ ਜੁਧ ਮਚਾਯੋ। 

ਕਾਨ੍ਹ ਕੋ ਅੰਤਿ ਭਜਾਇ ਰਹਿਯੋ ਮਥਰਾ ਕੇ ਬਿਖੈ ਰਹਨੇ ਹੂ ਨ ਪਾਯੋ। 

ਬੇਚ ਕੈ ਖਾਈ ਹੈ ਲਾਜ ਮਨੋ ਤਿਨਿ ਯੌ ਜੜ ਆਪਨ ਕੋ ਗਰਬਾਯੋ। ੨੩0੮। 


ਅਥ ਕਾਨ੍ਹ ਜੂ ਦਿਲੀ ਆਵਨ _ਰਾਜਸੂਇ ਜਗ ਕਰਨ ਕਥਨੰ 
ਦੰਹਰ” 

ਤਬ ਲਉ ਨਾਰਦ ਕ੍ਰਿਸਨ ਕੀ ਸਭਾ _ਪਹੁਚਿਓ ਆਇ। 

ਦਿਲੀ ਕੌ ਬ੍ਰਿਜਨਾਥ ਕੋ ਲੈ ਚਲਿਓ ਸੈਗਿ ਲਵਾਇ। ੨੩0੯। 


੭ਵੀਯ” 
ਸਰੀ ਬ੍ਰਿਜਨਾਥ ਕਹੀ ਸਭ ਸੌ_ਹਮ ਦਿਲੀ ਚਲੈ ਕਿਧੌ ਤਾਹੀ ਕੋ ਮਾਰੈ। 
ਜੋ _ਮਤਿਵਾਰਨ ਕੇ ਮਨ ਭੀਤਰ ਆਵਤ ਹੈ ਸੋਊ ਬਾਤ ਬਿਚਾਰੈ। 
ਊਧਵ ਐਸੇ ਕਹਿਯੋ ਪ੍ਰਭ ਜੂ ਪ੍ਰਿਥਮੈ ਫੁਨਿ ਦਿਲੀ ਹੀ ਓਰ ਸਿਧਾਰੈ। 
ਪਾਰਥ ਭੀਮ ਕੋ ਲੈ ਸੰਗ ਆਪਨੇ ਤਉ ਤਿਹ ਸਤੂ ਕੌ ਜਾਇ ਸੰਘਾਰੈ। ੨੩੧0। 


ਊਧਵ ਜੋ ਸੁਭ ਸਤੂ ਕਉ ਮਾਰਿ ਕਹਿਓ ਸੁ ਸਭੈ ਹਰਿ ਮਾਨ ਲੀਓ। 
ਰਥਪਤਿ ਭਲੇ ਗਜ _ਬਾਜਨ ਕੇ ਬ੍ਰਿਜ ਨਾਇਕ ਸੈਨ ਭਲੇ _ਰਚੀਓ। 
ਮਿਲਿ ਟਾਕ ਅਫੀਮਨ ਭਾਗ ਚੜਾਇ ਸੁ ਅਉ ਮਦਰਾ ਸੁਖ ਮਾਨ ਪੀਓ। 


ਸੁਧਿ ਕੈ ਬੇ ਕਉ ਨਾਰਦ ਭੇਜਿ ਦਯੋ ਕਹਿਯੋ ਊਧਵ ਸੋ ਮਿਲਿ ਕਾਜ ਕੀਓ। ੨੩੧੧। 


ਚੱਪਣਾ/ 
ਸਭ ਹੀ ਦਲ ਆਏ। ਕ੍ਰੰਤੀ ਸੁਤ ਪਾਇਨ _ਲਪਟਾਏ। 
ਜਦੁਪਤਿ ਕੀ ਅਤਿ ਸੇਵਾ ਕਰੀ। ਸਭ ਮਨ ਕੀ ਚਿੰਤਾ ਪਰਹਰੀ। ੨੩੧੨। 


ਸਰਨਾ 
ਕਹੀ ਜੁਧਿਸਟਰ ਬਾਤ ਇਕ ਪਰ੍ਭੁ _ਹਉ ਬਿਨਤੀ ਕਰਤ। 
ਜਉ ਪ੍ਰਭੁ _ਸੂਵਨ _ਸੁਹਾਤ ਰਾਜਸੂਅ ਤਬ ਮੈ _ਕਰੋਂ। ੨੩੧੩। 
ਚੱਪਣ/ 
ਤਬ ਜਦੁਪਤਿ ਇਹ ਭਾਤਿ ਸੁਨਾਯੋ। ਮੈ ਇਹ ਕਾਰਜ ਹੀ ਕਉ ਆਯੋ। 
ਪਹਲੇ _ਜਰਾਸੈਧਿ ਕਉ ਮਾਰੈ। ਨਾਮ _ਜਗ੍ਯ _ਕੋ ਬਹੁਰ _ਉਚਾਰੈ। _੨੩੧੪। 


ਕ੍ਰਿਸਨਾਵਤਾਰ ੭੩੫ 


ਦੁਤਾ ਨੇ ,ਨੈਹਾ-- 
ਮਾਵੀਲ” 

ਹੇ ਕ੍ਰਿਸ਼ਨ ਜੀ! ਜਿਸ ਰਾਜੇ ਨੂੰ ਤੁਸੀਂ ਜਿਤ ਕੇ ਛਡ ਦਿੱਤਾ ਸੀ, ਉਸ ਨੇ (ਫਿਰ 
ਆਪਣਾ) ਜ਼ੋਰ _ਜਤਾਉਣਾ ਸ਼ੁਰੂ _ਕਰ _ਦਿੱਤਾ _ਹੈ। (ਕਹਿੰਦਾ ਹੈ--) 'ਮੈਂ ਤੇਈ _ਅਛੋਹਣੀਆਂ 
ਸੈਨਾ ਲੈ ਕੇ, ਤੇਈ ਵਾਰ ਯੁੱਧ ਮਚਾਇਆ ਹੈ ਅਤੇ ਅੰਤ ਵਿਚ ਕ੍ਰਿਸ਼ਨ ਨੂੰ ਭਜਾ ਕੇ ਰਿਹਾ 
ਹਾਂ। ਉਹ ਮਥੁਰਾ ਵਿਚ ਰਹਿ ਹੀ ਨਹੀਂ ਸਕਿਆ ਹੈ।” ਉਸ ਨੇ ਮਾਨੋ ਸ਼ਰਮ ਵੇਚ ਕੇ ਖਾ 
ਲਈ ਹੋਵੇ, _ਇਸ ਤਰ੍ਹਾਂ _(ਉਹ) ਮੂਰਖ (ਹੁਣ ਫਿਰ) _ਘਮੰਡ _ਕਰ ਰਿਹਾ _ਹੈ।੨੩0੮। 

ਹੁਣ ਕ੍ਰਿਸ਼ਨ ਦੇ ਦਿੱਲੀ ਆਉਣ ਅਤੇ ਰਾਜਸੂ _ਯੱਗ ਕਰਨ ਦਾ ਕਥਨ 
ਦਹਾਰ” 
ਤਦ ਤਕ ਨਾਰਦ ਸ੍ਰੀ ਕ੍ਰਿਸ਼ਨ ਦੀ ਸਭਾ ਵਿਚ ਆ ਪਹੁੰਚਿਆ। ਉਹ ਸ੍ਰੀ ਕ੍ਰਿਸ਼ਨ 
ਆਪਣੇ _ਨਾਲ _ਦਿੱਲੀ _ਲੈ _ਚਲਿਆ।੨੩0੯। 
ਮਾਵੀਯ” 

ਸੀ ਕ੍ਰਿਸ਼ਨ ਨੇ ਸਭ ਨੂੰ (ਇਹ ਗੱਲ) ਕਹੀ--ਅਸੀਂ ਦਿੱਲੀ ਚਲੇ ਹਾਂ, ਸ਼ਾਇਦ ਉਸੇ 
ਨੂੰ ਮਾਰਨ _ਲਈ। ਜੋ ਗੱਲ _ਬੁੱਧੀਮਾਨਾਂ ਦੇ ਮਨ ਵਿਚ ਆਉਂਦੀ ਹੈ, _ਉਸ ਨੂੰ ਵਿਚਾਰਨਾ 
ਚਾਹੀਦਾ ਹੈ। ਊਧਵ ਨੇ ਇਸ ਤਰ੍ਹਾਂ ਕਿਹਾ -- ਹੇ ਕ੍ਰਿਸ਼ਨ ਜੀ! ਫਿਰ ੍ 
ਹੀ ਜਾਣਾ ਚਾਹੀਦਾ ਹੈ। ਅਰਜਨ _ਅਤੇ ਭੀਮ ਨੂੰ ਆਪਣੇ ਨਾਲ ਲੈ 
ਨੂੰ ਮਾਰ ਦੇਣਾ ਚਾਹੀਦਾ _ਹੈ।੨੩੧0। 


02੧੨ 


ਲਈ। ਚੰਗੇ _ਰਥ਼ੀਆਂ, ਘੋੜ-ਸਵਾਰਾਂ ਅਤੇ ਹਾਥੀਆਂ _ਦੇ ਸਵਾਰਾਂ 


ਸਾਰੇ ਦਲ ਹੋ ਕੇ ਦਿੱਲੀ ਆ ਗਏ। ਕੁੰਤੀ ਦੇ ਪੁੱਤਰ (ਸ੍ਰੀ ਕ੍ਰਿਸ਼ਨ ਦੇ) 
ਪੈਰਾਂ ਨਾਲ _ਲਿਪਟ _ਗਏ। ਸ੍ਰੀ ਕ੍ਰਿਸ਼ਨ ਦੀ (ਉਨ੍ਹਾਂ ਨੇ) ਬਹੁਤ ਸੇਵਾ ਕੀਤੀ ਅਤੇ ਮਨ ਦੀ 
ਸਾਰੀ _ਚਿੰਤਾ _ਦੂਰ ਕਰ _ ਦਿੱਤੀ।੨੩੧੨। 


ਨੱਰਠਾ 

ਯੁਧਿਸ਼ਠਰ ਨੇ ਇਕ ਗੱਲ ਕਹੀ--ਹੇ ਪ੍ਰਭੂ! ਮੈਂ ਇਕ ਬੇਨਤੀ ਕਰਦਾ ਹਾਂ। ਜੇ (ਉਹ) 
ਪ੍ਰਭੂ _ ਨੂੰ _ਚੈਗੀ _ਲਗੇ ਤਾਂ ਮੈਂ _ਰਾਜਸੂ _ਯੌਂਗ _ਕਰਾਂ।੨੩੧੩॥। 
ਚੱਪਲ? 


ਤਦ ਸੂਹੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਕਿ ਮੈਂ ਇਸ ਕੰਮ ਲਈ ਹੀ ਆਇਆ ਹਾਂ। 
ਨੂੰ ਮਾਰ ਲਈਏ, _ਫਿਰ _ਯੌਂਗ _ਦਾ ਨਾਂ ਲੈਣਾ _ਬਣਦਾ _ਹੈ।੨੩੧੪। 


੭੩੬ 


ਪਾਰਥ ਗਯੋ ਤਬ ਉਤਰ ਕਉਨ _ਬਚਿਯੋ ਜਿਹ ਯਾ ਸੰਗ ਜੁਧ ਮਚਾਯੋ। 
ਜੋਰਿ ਘਨੋ ਧਨੁ _ਸ੍ਯਾਮ ਭਨੈ ਸੁ ਦਿਲੀ ਪਤਿ ਪੈ ਚਲਿ ਅਰਜੁਨ ਆਯੋ। ੨੩੧੫। 


ਪੂਰਬ ਜੀਤ ਕੈ ਭੀਮ ਫਿਰਿਯੋ ਅਰੁ ਉਤਰ ਜੀਤ ਕੈ ਪਾਰਥ ਆਯੋ। 

ਦਛਨ _ਜੀਤਿ _ਫਿਰਿਓ ਸਹਦੇਵ ਘਨੋ ਚਿਤ ਮੈ ਤਿਨਿ _ਓਜ ਜਨਾਯੋ। 
ਪਛਮ _ਜੀਤਿ ਲੀਯੋ_ਨੁਕਲੇ ਨ੍ਰਿਪ ਕੇ ਤਿਨਿ ਪਾਇਨ ਪੈ ਸਿਰੁ ਨਿਆਯੋ। 
ਐਸ _ਕਹਿਯੋ ਸਭ ਜੀਤ ਲਏ ਹਮ _ਸੈਧਿ ਜਰਾ ਨਹੀ ਜੀਤਨ ਪਾਯੋ। _੨੩੧੬। 


ਸਰਨਾ 
ਕਹੀ ਕ੍ਰਿਸਨ ਦਿਜ ਭੇਖ ਧਰਿ ਤਾ ਸੋ ਹਮ ਰਨ ਚਹੈ। 
ਭਿਰਿ ਹਮ ਸਿਉ ਹੁਇ ਏਕ ਸੁਭਟ ਸੈਨ ਸਭ ਛੋਰ ਕੈ। ੨੩੧੭। 


ਸ਼ਵੰਯਾ 
ਭੇਖ ਧਰੋਂ ਤੁਮ ਬ਼ਿਪਨ ਕੋ ਸੰਗ ਪਾਰਥ ਭੀਮ ਕੇ ਸ੍ਯਾਮ ਕਹਿਓ। 
ਹਮ ਹੂ ਤੁਮਰੇ ਸੰਗ ਬਿਪ ਕੇ _ਭੇਖਹਿ ਧਾਰਤ ਨਹਿ ਜਾਤ ਰਹਿਓ। 
ਚਿਤ ਚਾਹਤ ਹੈ ਚਹਿ ਹੈ ਤਿਹ ਤੇ ਫੁਨਿ ਏਕਲੇ ਕੈ ਕਰਿ ਖਗ ਗਹਿਓ। 
ਕਹਿਓ ਫਿਰਿ ਆਪਨ ਬਿਪ ਕੋ ਰੂਪ ਧਰਿਓ ਨਹੀ ਕਾਹੂ ਤੇ ਜਾਤ ਲਹਿਓ। ੨੩੧੮। 


ਬਾਮਨ ਭੇਖ ਜਬੈ ਧਰਿ ਕੈ ਨ੍ਰਿਪ ਸੈਧਿ ਜਰਾ ਕੇ ਗਏ ਨ੍ਰਿਪ ਜਾਨੀ। 
ਨੈਨ ਨਿਹਾਰ ਵਡੇ ਭੁਜ ਦੰਡ ਸੁ ਛਤ੍ਰਿਨ ਕੀ ਸਭ ਰੀਤਿ ਪਛਾਨੀ। 
ਤੇਈਸ ਬਾਰ ਭਿਰਿਯੋ ਹਮ ਸੋ ਸੋਊ ਹੈ ਜਿਹ ਦੁਆਰਵਤੀ ਰਜਧਾਨੀ। 
ਭੇਦ ਲਹਿਯੋ ਸਭ ਹੀ _ਛਲਿ ਕੈ ਇਹ ਆਯੋ ਹੈ ਗੋਕੁਲ ਨਾਥ _ਗੁਮਾਨੀ। ੨੩੧੯। 


ਸ੍ਯਾਮ ਜੂ ਆਪਨ ਹੀ ਉਠ ਕੈ ਇਹ ਭੂਪਤਿ ਕੋ ਇਹ ਭਾਤਿ ਸੁਨਾਯੋ। 
ਤੇਈਸ ਬੇਰ ਭਜਿਯੋ ਹਰਿ ਸਿਉ ਹਰਿ ਕੋ ਤ੍ਰੈ ਏਕ ਹੀ ਬਾਰ ਭਜਾਯੋ। 

ਏਤੇ ਪੈ ਬੀਰ ਕਹਾਵਤ ਹੈ ਸੁ ਇਹੈ ਹਮਰੇ ਚਿਤ ਪੈ ਅਬ ਆਯੋ। 

ਬਾਮਨ ਹੁਇ ਤੁਹਿ ਸੇ ਸੰਗ ਛਤ੍ਰੀ ਕੇ ਚਾਹਤ ਹੈ ਕਰ ਜੁਧੁ ਮਚਾਯੋ। ੨੩੨0। 


ਬਲਿ ਮਾਪਿ ਕੈ ਦੇਹ ਦਈ ਹਰਿ ਕਉ ਸਭ ਹੋਰ ਰਹੇ ਨ ਬਿਚਾਰ ਕੀਯੋ। 
ਕਹਿਯੋ ਕਾ ਤਨੁ ਹੈ ਭਗਵਾਨ ਸੋ _ਭਿਛੁਕ ਮਾਗਤ ਦੇਹ ਬੀਯੋ ਨ ਬੀਯੋ। 


ਕ੍ਰਿਸਨਾਵਤਾਰ 7੩੭ 


ਜਾਂਦਾ।੨੩੧੮। 

ਜਦ ਬ੍ਰਾਹਮਣ ਦਾ ਭੇਖ ਧਾਰ _ਕੇ ਰਾਜਾ _ਜਰਾਸੈਧ ਕੋਲ ਗਏ (ਤਾਂ) ਰਾਜੇ ਨੇ ਪਛਾਣ 
ਲਿਆ। (ਰਾਜੇ ਨੇ) ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਭੁਜਾਵਾਂ ਨੂੰ ਅਖਾਂ ਨਾਲ ਵੇਖ ਕੇ, (ਉਨ੍ਹਾਂ 
ਦੇ) ਛਤ੍ਰੀਆਂ ਵਾਲੇ ਸਾਰੇ ਤੌਰ ਤਰੀਕੇ ਪਛਾਣ ਲਏ। ਇਹ ਤੇਈ ਵਾਰ ਸਾਡੇ ਨਾਲ ਲੜਿਆ 
ਹੈ, ਇਹ ਓਹੀ ਹੈ ਜਿਸ ਦੀ ਰਾਜਧਾਨੀ _ਦੁਆਰਿਕਾ _ਹੈ। (ਰਾਜੇ ਨੇ) ਸਾਰਾ ਭੇਦ ਜਾਣ 
ਲਿਆ _ਕਿ ਇਹ _ਗੁਮਾਨੀ ਗੋਕੁਲ _ਨਾਥ _ਹੀ ਛਲ ਪੂਰਵਕ ਆਇਆ _ ਹੈ।੨੩੧੯। 


ਸ੍ਰੀ ਕ੍ਰਿਸ਼ਨ ਨੇ ਆਪ ਹੀ ਉਠ ਕੇ ਉਸ ਰਾਜੇ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ। 
ਤੂੰ ਕ੍ਰਿਸ਼ਨ ਕੋਲੋਂ ਤੇਈ ਵਾਰ ਭਜਿਆ ਹੈਂ ਅਤੇ ਤੂੰ ਇਕ ਹੀ ਵਾਰ (ਕ੍ਰਿਸ਼ਨ ਨੂੰ) ਭਜਾਇਆ 
ਹੈ। ਇਤਨਾ ਕੁਝ ਹੋਣ ਤੇ ਵੀ (ਤੂੰ) ਸੂਰਮਾ ਅਖਵਾਉਂਦਾ ਹੈਂ। ਮੇਰੇ ਚਿਤ ਵਿਚ ਹੁਣ ਇਹ 
(ਵਿਚਾਰ) ਆਇਆ ਹੈ ਕਿ ਬ੍ਰਾਹਮਣ ਹੋ ਕੇ (ਅਸੀਂ) ਤੇਰੇ (ਵਰਗੇ) ਛਤ੍ਰੀ _ਨਾਲ ਯੁੱਧ 
ਮਚਾਉਣਾ ਚਾਹੁੰਦੇ ਹਾਂ।੨੩੨0। 

ਬਲਿ (ਰਾਜੇ) ਨੇ (ਆਪਣਾ) ਸ਼ਰੀਰ ਮਾਪ ਕੇ ਵਿਸ਼ਣੂ ਨੂੰ 


ਦੇ ਦਿੱਤਾ ਸੀ, ਹੋੜਦੇ 
ਰਹੇ, (ਪਰ ਉਸ ਨੇ ਕੋਈ) ਵਿਚਾਰ ਨ ਕੀਤਾ। (ਉਸ ਨੇ) ਕਿਹਾ ਸੀ ਕਿ 


ਸਭ 
ਸ਼ਰੀਰ ਕੀ (ਚੀਜ਼) 


੭੩੮ 


ਸੀ _ਦਸਮ-ਗ੍ਰੰਥ _ਸਾਹਿਬ 


ਸੁਨਿ ਰਾਮ ਜੂ ਰਾਵਨ ਮਾਰ ਕੈ ਰਾਜੁ ਭਿਭੀਛਨ ਦੇਹਿ ਤਿਹ ਤੇ ਨ ਲੀਯੋ। 
ਹਮ ਰੇ ਅਬ ਮਾਗਤ ਹੈ ਨ੍ਰਿਪ ਕਿਉ ਚੁਪ ਠਾਨਿ ਰਹਿਓ ਸੁਕਚਾਤ ਹੀਯੋ। ੨੩੨੧। 


ਦੇਖਿ ਦਯੋ ਬ੍ਰਹਮਾ ਸੁਤ ਸੂਰਜ ਚਿਤ ਬਿਖੈ ਨਹੀ ਤ੍ਰਾਸ ਕੀਯੋ _ਹੈ। 
ਦਾਸ ਭਯੋ ਹਰਿ ਚੰਦ ਸੁਨਿਯੋ ਸੁਤ ਕਾਜ ਨ ਲਾਜ ਕੀ ਓਰਿ ਧਯੋ_ਹੈ। 
ਮੂੰਡ ਦਯੋ ਮਧੁ _ਕਾਟਿ ਮੁਰਾਰਿ ਰਤੀ ਕੁ ਨ ਸੰਕਤਮਾਨ ਭਯੋ _ਹੈ। 
ਜੁਧਹਿ ਚਾਹਤ ਹੋ ਤਿਨ ਤੇ ਤੁਮਰੋ ਬਕਹਾ ਬਲ ਘਾਟ ਗਯੋ _ਹੈ। ੨੩੨੨। 


ਪਛਮ _ਸੂਰ _ਚੜਿਯੋ _ਸੁਨੀਯੈ ਉਲਟੀ ਫਿਰਿ ਗੰਗ _ਬਹੀ ਅਬ _ਆਵੈ। 
ਸਤੁ ਟਰਿਓ ਹਰੀ ਚੰਦ ਹੂ ਕੋ ਧਰਨੀ ਧਰ ਤਿਆਗ ਧਰਾ ਤੇ ਪਰਾਵੈ। 
ਸਿੰਘ ਚਲੈ ਮ੍ਗਿ ਤੇ ਟਰਿ ਕੈ ਗਜ ਰਾਜ ਉਡਿਯੋ ਨਭ ਮਾਰਗਿ _ਜਾਵੈ। 
ਪਾਰਥ _ਸ੍ਯਾਮ _ਕਹਿਯੋ ਤਬ ਭੂਪਤਿ ਤ੍ਰਾਸ ਭਰੈ ਨਹਿ ਜੁਧੁ _ਮਚਾਵੈ। ੨੩੨੩। 


ਸਰਾਨੀਨ ਘਾਲ 
ਹਾਵੀਯਾਂ 
ਪਾਰਥ ਸੋ ਬ੍ਰਿਜਨਾਥ ਜਬੈ ਕਬਿ ਸ੍ਯਾਮ ਕਹੈ ਇਹ _ਭਾਤਿ ਬਖਾਨੋ। 
ਸ੍ਰੀ ਬ੍ਰਿਜਨਾਥ ਇਹੀ ਇਹ ਪਾਰਥ ਭੀਮ ਇਹੈ ਤਿਹ ਭੂਪਤਿ ਜਾਨੋ। 
ਕਾਨ੍ਹ ਭਜਿਯੋ ਹਮ ਤੇ ਇਹ ਬਾਲਕ ਯਾ ਸੰਗ ਹਉ ਲਰਿ ਹੋ ਸੁ ਬਖਾਨੋ। 
ਜੁਧੁ ਕੇ ਕਾਰਨ ਠਾਢੋ ਭਯੋ ਉਠਿ ਸਯਾਮ ਕਹੈ ਕਛੁ ਤ੍ਰਾਸ ਨ ਮਾਨੋ। ੨੩੨੪। 


ਭਾਰੀ ਗਦਾ ਹੁਤੀ ਧਾਮਿ ਘਨੀ ਇਕ ਭੀਮ ਕੌ ਆਪ ਕੋ ਅਉਰ ਮੌਗਾਈ। 
ਏਕ ਦਈ ਕਰਿ ਭੀਮਹਿ ਕੇ ਇਕ ਆਪਨੇ ਹਾਥ ਕੇ ਬੀਚ ਸੁਹਾਈ। 

ਰਾਤਿ ਕੋ ਸੋਇ ਰਹੈ ਸੁਖ ਪਾਇ ਸੁ ਦਿਵਸ ਕਰੈ ਉਠਿ ਨਿਤ ਲਰਾਈ। 

ਐਸੇ ਕਥਾ _ਦੁਹ _ਬੀਰਨ ਕੀ ਮਨ ਬੀਚ _ਬਿਚਾਰ ਕੈ ਸਯਾਮ ਸੁਨਾਈ। ੨੩੨੫। 


ਭੀਮ ਗਦਾ ਗਹਿ ਭੂਪ ਪੈ ਮਾਰਤ ਭੂਪ ਗਦਾ ਗਹਿ ਭੀਮ ਪੈ _ਮਾਰੀ। 
ਰੋਸ ਭਰੇ ਬਲਵੰਤ ਦੋਊ ਲਰੈ _ਕਾਨਨ ਮੈ ਜਨ ਕੇਹਰਿ ਭਾਰੀ। 

ਜੁਧ ਕਰੈ ਨ ਮੁਰੈ ਤਿਹ ਠਉਰ ਤੇ ਬਾਟਤ ਹੈ ਤਿਹ ਠਾ ਜਨੁ ਯਾਰੀ। 

ਯੋ ਉਪਜੀ ਉਪਮਾ ਚਤੁਰੇ ਜਨੁ _ਖੇਲਤ ਹੈ _ਫੁਲਥਾ ਸੋ__ਖਿਲਾਰੀ। ੨੩੨੬। 


ਕ੍ਰਿਸਨਾਵਤਾਰ 7੭੩੯ 


ਹੈ (ਕਿਉਂਕਿ) ਜੇ ਭਗਵਾਨ ਜਿਹਾ _ਮੌਗਤਾ _ਮੌਗਦਾ ਹੈ _(ਤਾਂ) ਦੇਹ 
ਵੀ ਦੇਣ ਯੋਗ) ਨਹੀਂ। ਸੁਣ, ਰਾਮ ਜੀ ਨੇ ਰਾਵਣ ਨੂੰ ਕੇ 
ਦਿੱਤਾ ਅਤੇ _ਉਸ ਤੋਂ (ਵਾਪਸ) ਨ _ਲਿਆ। ਅਸੀਂ ਹੁਣ ਮੌਗਦੇ ਹਾਂ--ਹੇ ਰਾਜਨ! ਹਿਰਦੇ 
ਵਿਚ _ਸੈਕੋਚ _ਕਰਦੇ ਹੋਇਆਂ ਹੁਣ ਚੁਪ ਕਿਉਂ ਸਾਧ ਲਈ _ਹੈ।੨੩੨੧। 


(ਦੇ ਦਾਹ ਸੰਸਕਾਰ ਦੇ) ਕਾਰਜ ਵੇਲੇ ਸ਼ਰਮ ਨਹੀਂ ਮੰਨਾਈ ਸੀ। ਮਧੁ (ਅਤੇ 

ਵਿਸ਼ਣੂ ਨੂੰ ਸਿਰ ਕਟ ਕੇ ਦਿੱਤੇ ਸਨ ਅਤੇ _ਰਤਾ ਜਿੰਨਾ _ਵੀ ਸ਼ੰਕਾਮਾਨ ਨਹੀਂ 

ਓਹੀ _ਬਕਾਸੁਰ ਨੂੰ ਮਾਰਨ ਵਾਲਾ ਉਸ ਕੋਲੋਂ ਯੁੱਧ ਚਾਹੁੰਦਾ ਹੈ ਕੀ ਤੇਰਾ ਬਲ 
ਹੰ।੨੩੨੨। 

ਵਗਣ ਲਗ _ਜਾਵੇ। _ਹਰਿਚੰਦ ਆਪਣੇ ਸਤਿ ਤੋਂ ਜਾਵੇ 

ਡਰ ਹਟ 

ਨੂੰ 


ਰਿ 


8 


੭ ਗੇ) 
ਤੈ 
ਰੋ ਜੂੰ 3 ੩ ਹੈਂ 


ਸਭ _ ਕੁਝ _ ਸੰਭਵ ਹੋਏਗਾ) _ਤਦ _ ਰਾਜਾ _(ਜਰਾਸੰਧ) _ਡਰ ਦਾ ਮਾਰਿਆ ਯੁੱਧ 


ਹੈ। ਕ੍ਰਿਸ਼ਨ ਮੇਰੇ ਕੋਲੋਂ ਭਜ ਚੁੱਕਾ ਹੈ, ਇਹ (ਅਰਜਨ) ਅਜੇ ਬਾਲਕ ਹੈ, ਇਸ (ਭੀਮ) 
ਨਾਲ ਹੀ ਯੁੱਧ ਕਰਦਾ ਹਾਂ-- ਇਸ ਤਰ੍ਹਾਂ (ਰਾਜੇ ਨੇ) ਕਿਹਾ ਅਤੇ ਯੁੱਧ ਕਰਨ ਲਈ ਖੜਾ 
ਹੋ _ਗਿਆ। (ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਕੁਝ ਵੀ ਡਰ ਨਹੀਂ ਮੰਨਿਆ।੨੩੨੪। 
(ਉਸ ਰਾਜਾ ਦੇ) ਘਰ ਇਕ _ਬਹੁਤ ਭਾਰੀ ਗਦਾ ਹੁੰਦੀ ਸੀ, (ਉਹ) ਭੀਮ (ਨੂੰ ਦੇ 
ਦਿੱਤੀ) ਅਤੇ ਆਪ ਹੋਰ ਮੰਗਵਾ ਲਈ। _ਇਕ (ਗਦਾ) ਭੀਮ ਦੇ ਹੱਥ _ਵਿਚ ਦਿੱਤੀ ਅਤੇ 
ਇਕ ਆਪਣੇ _ਹੱਥ _ਵਿਚ _ਸੰਭਾਲ _ਲਈ। _ਰਾਤ ਨੂੰ (ਦੋਵੇਂ) ਸੁਖ ਪੂਰਵਕ ਸੌਂ ਜਾਂਦੇ ਅਤੇ 
ਦਿਨ ਨੂੰ ਉਠ ਕੇ ਨਿਤ ਲੜਾਈ _ਕਰਦੇ। ਇਸ ਤਰ੍ਹਾਂ ਦੀ ਦੋ ਸੂਰਮਿਆਂ ਦੀ ਕਥਾ (ਕਵੀ) 
ਸ਼ਿਆਮ _ਨੇ ਮਨ ਵਿਚ ਵਿਚਾਰ _ਕੇ ਸੁਣਾਈ।੨੩੨੫। 


ਭੀਮ _ਗਦਾ ਪਕੜ _ਕੇ ਰਾਜੇ ਨੂੰ ਮਾਰਦਾ ਅਤੇ ਰਾਜਾ ਗਦਾ ਫੜ ਕੇ ਭੀਮ ਨੂੰ 
ਮਾਰਦਾ। ਦੋਵੇਂ ਬਲਵਾਨ ਕ੍ਰੋਧ _ਨਾਲ ਭਰੇ ਹੋਏ (ਇੰਜ) ਲੜ ਰਹੇ ਸਨ ਮਾਨੋ ਜੰਗਲ ਵਿਚ 
ਦੋ ਵੱਡੇ ਸ਼ੇਰ ਲੜ ਰਹੇ ਹੋਣ। ਯੁੱਧ ਕਰਦੇ ਹਨ, (ਪਰ) ਉਸ ਥਾਂ ਤੋਂ ਮੁੜਦੇ ਨਹੀਂ। (ਇੰਜ 


ਤੇ ਦੋਵੇਂ ਯਾਰੀ ਵੰਡ ਰਹੇ ਹੋਣ। (ਕਵੀ ਦੇ ਮਨ ਵਿਚ) 


ਹੌਣ।੨੩੨੬। 


ਸੀ _ਦਸਮ-ਗ੍ਰੰਥ _ਸਾਹਿਬ 


ਦਿਵਸ _ਸਤਾਈਸ ਜੁਧੁ ਭਯੋ ਜਬ” ਭੂਪ _ਜਿਤਿਯੋ ਬਲੁ _ਭੀਮਹਿ ਹਾਰਿਯੋ। 
ਸ੍ਰੀ ਬ੍ਰਿਜਨਾਥ ਦਯੋ ਤਬ ਹੀ ਬਲੂ ਜੁਧ ਕੋ ਕ੍ਰੋਧ ਕੀ ਓਰਿ ਪਚਾਰਿਯੋ। 
ਲੈ ਤਿਨਕਾ ਇਕ _ਹਾਥਹਿ ਭੀਤਰ ਚੀਰ ਦਯੋ ਇਹ ਭੇਦ ਨਿਹਾਰਿਯੋ। 


ਤੈਸੇ ਹੀ ਭੀਮ ਨੇ ਚੀਰ ਦਯੋ ਨ੍ਰਿਪ ਯੌ_ਮੁਖ ਤੇ ਕਬਿ ਸ੍ਯਾਮ ਉਚਾਰਿਯੋ। ੨੩੨੭। 


/ਇਤ ਨੰ _ਲੰਝਤ੍ਹ _ਨਾਟਕੇ ਗੁੰਲੇ /ਕਰਸਾਵਤਾਣੇ ਸਰਾਨੰਟਿ ਕਧਹ ਸੰਨ _ਆਖਤੀ/ 


ਹਾਵੀਲ” 
ਮਾਰ ਕੇ ਭੂਪ ਗਏ ਤਿਹ ਠਾ ਜਹ ਬਾਧੇ ਕਈ ਪੁਨਿ ਭੂਪ ਪਰੇ। 
ਹਰਿ ਦੇਖਤ ਸੋਕ ਮਿਟੇ ਤਿਨ ਕੇ ਇਤ ਸ੍ਯਾਮ ਜੂ ਕੇ ਦ੍ਰਿਗ ਲਾਜ ਭਰੇ। 
ਬੰਧਨ ਜੇਤਿਕ ਥੇ ਤਿਨ ਕੇ ਸਬ ਹੀ ਛਿਨ ਭੀਤਰ ਕਾਟਿ ਡਰੇ। 
ਦਏ ਛੋਰ ਸਬੈ ਕਬਿ ਸ੍ਯਾਮ ਭਨੈ ਕਰੁਨਾ ਰਸੁ _ਸੋ_ਜਬ ਕਾਨ੍ਹ _ਢਰੇ। ੨੩੨੮। 


ਬੰਧਨ _ਕਾਟਿ ਸਭੈ ਤਿਨ ਕੇ ਤਿਨ ਕਉ ਬ੍ਰਿਜ ਨਾਇਕ ਐਸੇ ਉਚਾਰੋ। 
ਆਨਦ ਚਿਤ ਕਰੋਂ ਅਪੁਨੇ ਅਪੁਨੇ ਚਿਤ ਕੋ ਸਭ _ਸੋਕ ਨਿਵਾਰੋ। 

ਰਾਜ ਸਮਾਜ ਜਿਤੋ ਤੁਮ ਜਾਇ ਕੈ ਸ੍ਯਾਮ ਭਨੈ ਧਨੁ ਧਾਮ ਸੰਭਾਰੋ। 

ਸੀ ਬ੍ਰਿਜਨਾਥ ਕਹੀ ਤਿਹ ਕੋ ਤੁਮ ਆਪਨੇ ਆਪਨੇ ਦੇਸ ਸਿਧਾਰੋ। ੨੩੨੯। 


ਬੰਧਨ ਛੋਰਿ ਕਹਿਯੋ ਹਰਿ ਯੌ ਸਭ ਭੂਪਨ ਤਉ ਇਹ ਭਾਤਿ ਉਚਾਰੀ। 
ਰਾਜ ਸਮਾਜ ਕਛੂ ਨਹੀ ਤੇਰੋ ਹੀ ਧਿਆਨ ਲਹੈ ਸੁ ਇਹੈ ਜੀਅ ਧਾਰੀ। 
ਰਾਜ ਕਰੋ ਰੁ ਇਹੈ ਲਹਿ ਹੋ ਕਬਿ ਸ੍ਯਾਮ ਕਹਿਯੋ ਇਹ ਭਾਤਿ ਮੁਰਾਰੀ। 
ਸੋ ਉਨ ਮਾਨ ਕਹੀ ਹਰਿ ਇਉ ਸੁ ਸਦਾ ਰਹੀਯੋ ਸੁਧਿ ਲੇਤ ਹਮਾਰੀ। ੨੩੩0। 


/ਛਤਾ ਨੰ ਲਾਠੇਤ੍ਹ ਨਾਟਕ ਗੁੰਲੇ ਮਰੀਸਨਾਵਤਾਨੇ ਸਰਾਲੈਂਹਿ ਕੋ ਕਹ ਕੱਠੇ ਸਭ ਭੁਘਨੈ ਕੱ 
ਡਰਾ/ਟ ਏਨੀ ਨ ਆਫਤ ਭਲੇ _/ਨਆ/ਏ ਅ੫ਤੰ/ 


€) 


ਅਥ ਰਾਜ ਸੂ ਜਗ ਸਿਸੁਪਾਲ ਬਧ ਕਥਨੰ 
ਹਾਵੀੰਯ” 

ਉਤ ਸੀਸ ਨਿਵਾਇ ਗਏ ਨ੍ਰਿਪ ਧਾਮਿ ਇਤੈ ਜਦੁਰਾਇ ਦਿਲੀ ਮਹਿ ਆਯੋ। 

ਭੀਮ ਕਹਿਓ ਸਭੂ ਭੇਦ ਸੁ ਮੈ ਬਲੁ ਯਾਹੀ ਤੇ ਪਾਇ ਕੈ ਸਤ੍ਰਹਿ ਘਾਯੋ। 

ਬਿਪ੍ਰ ਬੁਲਾਇ ਭਲੀ ਬਿਧਿ ਸੋ ਫਿਰਿ ਰਾਜਸੂਓ ਇਕ ਜਗਿ ਮਚਾਯੋ। 

ਆਰੰਭ ਜਗ ਕੋ ਭਯੋ ਤਬ ਹੀ ਜਸੁ ਦੁਦਭਿ ਜੋ ਬ੍ਰਿਜ ਨਾਥ _ਬਜਾਯੋ। ੨੩੩੧। 


ਕ੍ਰਿਸਨਾਵਤਾਰ ੭੪੧ 


ਜਦ ਸਤਾਈ ਦਿਨਾਂ ਤਕ ਯੁੱਧ ਹੁੰਦਾ ਰਿਹਾ, (ਤਾਂ) ਰਾਜਾ _(ਜਰਾਸੰਧ) ਜਿਤ _ਗਿਆ 
ਅਤੇ ਭੀਮ ਦਾ ਬਲ ਹਾਰ _ਗਿਆ। ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ ਆਪਣਾ) ਬਲ ਦੇ ਦਿੱਤਾ 
ਅਤੇ ਕ੍ਰੋਧ ਪੂਰਵਕ (ਉਸ ਨੂੰ) ਜੰਗ ਕਰਨ ਲਈ ਪ੍ਰੋਰਿਆ। (ਕ੍ਰਿਸ਼ਨ ਨੇ) ਇਕ _ਤੀਲਾ ਹੱਥ 
ਵਿਚ ਲੈ ਕੇ ਚੀਰ ਦਿੱਤਾ। (ਭੀਮ ਨੇ) ਵੇਖ ਕੇ ਭੇਦ (ਪਾ ਲਿਆ)। ਉਸੇ ਤਰ੍ਹਾਂ ਭੀਮ ਨੇ 
ਰਾਜੇ ਨੂੰ ਚੀਰ _ਦਿੱਤਾ। ਕਵੀ ਸ਼ਿਆਮ ਨੇ (ਇਹ ਪ੍ਰਸੰਗ) ਇਸ _ਤਰ੍ਹਾਂ _ਮੁਖ ਤੋਂ _ਉਚਾਰਨ 


/ਟਲੋ ਨੀ ਲਾਂਜਤ ਨਾਟਕ ਗੁੱਲ ਦੇ ਸ਼ਨਾਵਤਾਰ ਦੇ _ਜਰਾਸੰ7 ਦੇ _ਕਧ ਦੇ ੫ਨੰਨਾ ਦੀ ਆਆ੫ਤੰ/ 
੭ਵੀਯ” 


ਰਾਜਾ _(ਜਰਾਸੰਧ) ਨੂੰ ਮਾਰ ਕੇ, ਫਿਰ (ਕ੍ਰਿਸ਼ਨ) ਉਸ _ਸਥਾਨ ਤੇ ਗਏ ਜਿਥੇ ਬੰਨ੍ਹੇ 
ਹੋਏ ਕਈ ਰਾਜੇ _ਪਏ _ਸਨ। ਕ੍ਰਿਸ਼ਨ ਨੂੰ ਵੇਖਦਿਆਂ ਹੀ ਉਨ੍ਹਾਂ (ਰਾਜਿਆਂ) ਦੇ ਸਾਰੇ _ਗਮ 
ਮਿਟ ਗਏ ਅਤੇ ਇਧਰ _ਸ੍ਰੀ ਕ੍ਰਿਸ਼ਨ ਦੇ ਨੈਣ ਲਾਜ ਨਾਲ _ਭਰ _ਗਏ। ਉਨ੍ਹਾਂ ਦੇ _ਜਿਤਨੇ 
ਬੰਧਨ ਸਨ, ਉਹ ਸਾਰੇ ਛਿਣ ਭਰ ਵਿਚ ਕਟ ਕੇ ਸੁਟ ਦਿੱਤੇ। ਕਵੀ ਸ਼ਿਆਮ ਕਹਿੰਦੇ ਹਨ, 
ਜਦ ਸ੍ਰੀ ਕ੍ਰਿਸ਼ਨ _ਕਰੁਣ ਰਸ _ਨਾਲ _ਪਸੀਜ _ਗਏ, _(ਤਦ) _ਸਭ _ ਨੂੰ ਛਡ _ਦਿੱਤਾ।੨੩੨੮। 

ਉਨ੍ਹਾਂ ਸਾਰਿਆਂ ਦੇ ਬੰਧਨ ਕਟ ਕੇ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ _ਕਿਹਾ-- 
ਆਪਣੇ ਚਿਤ _ਵਿਚ ਆਨੰਦ _ਮੰਨਾਓ ਅਤੇ ਆਪਣੇ ਮਨ ਦੇ ਸਾਰੇ _ਗ਼ਮ ਦੂਰ _ਕਰ _ਦਿਓ। 
(ਕਵੀ) ਸ਼ਿਆਮ _ਕਹਿੰਦੇ ਹਨ, ਜਿਤਨਾ ਵੀ ਤੁਹਾਡਾ ਰਾਜ-ਪਾਟ ਹੈ, ਜਾ ਕੇ (ਆਪਣੇ) ਧਨ 
ਅਤੇ ਧਾਮ ਨੂੰ _ਸੰਭਾਲੋ। ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ (ਇਹ ਗੱਲ) ਕਹੀ ਕਿ ਤੁਸੀਂ ਆਪਣੇ 


ਧਿਆਨ _ਲਗਾਵਾਂਗੇ, _ਇਹੀ (ਗੱਲ) ਮਨ _ਵਿਚ ਧਾਰ _ਲਈ _ਹੈ। ਕਵੀ ਸ਼ਿਆਮ _ਕਹਿੰਦੇ 
ਹਨ, ਰਾਜ ਕਰੋ ਅਤੇ ਇਹ (ਕ੍ਰਿਪਾ-ਦ੍ਰਿਸ਼ਟੀ) ਵੀ ਲਵੋ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ (ਨੇ ਕਿਹਾ)। 
ਸੋ ਉਨ੍ਹਾਂ ਨੇ (ਗੱਲ) ਮੰਨ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ--ਸਾਡੀ ਖਬਰ _ਸਾਰ _ਸਦਾ 
ਲੈਦੇ ਰਹਿਣਾ।੨੩੩0। 
/ਟੈਲੋਂ ਨੰ ਲਾਓਤ੍ੂਹ ਨਾਟਕ ਕੁੱਠ ਦੇ /ਕਰਸ਼ਨਾਵਤਾਰ /ਵੈਚਾ ਲਰਾਸੰਹ ਦਾ ਕਧ ਕਰਕੇ ਸਾਨੋ_ ਰਾਲੇਆੰ ਨੂੰ 
ਛਤਾ ਕੇ /ਦੱਲਾਂ /ਵੇਚ ਪਰਤ ਆਣ %5%/ਏ ਦੀ ਨਮ੫ਤੀੰ/ 


ਹੁਣ ਰਾਜਸੂ ਯੋਗ ਅਤੇ ਸ਼ਿਸ਼ੁਪਾਲ ਦੇ ਬਧ ਦਾ ਕਥਨ 


ਦੇ 
ਰੂ 
ਗੰ 

<੩ ਭੂ 
ਗੰ 
| 
ਪੈ 
ਕਹ 


੭ਹਦੰਫ ਛਾਲ 
੭ਵੀਸਾ 
ਜਾਹੀ ਕੀ ਸੇਵ ਸਦਾ ਕਰੀਐ ਮਨ ਅਉਰ ਨ ਕਾਜਨ ਮੈ ਉਰਝਇਸਯੈ। 
ਛੋਰਿ ਜੰਜਾਰ ਸਭੈ ਗ੍ਰਿਹ ਕੇ ਤਿਹ ਧਿਆਨ ਕੇ ਭੀਤਰ ਚਿਤ ਲਗਇਲਯੈ। 
ਜਾਹਿ ਕੋ ਭੇਦੁ ਪੁਰਾਨਨ ਤੇ ਮਤਿ ਸਾਧਨ ਬੇਦਨ ਤੇ ਕਛੂ _ਪਇਯੈ। 
ਤਾਹੀ ਕੋ ਸਯਾਮ ਭਨੈ ਪ੍ਰਥਮੈ ਉਠ ਕੈ ਕਿਉ ਨ ਕੁੰਕਮ ਭਾਲਿ ਲਗਇਯੈ। ੨੩੩੩। 


ਯੌ ਜਬ ਬੈਨ ਕਹੇ ਸਹਦੇਵ ਤੁ ਭੂਪਤਿ ਕੇ ਮਨ ਮੈ ਸਚੁ ਆਯੋ। 

ਸੀ ਬ੍ਰਿਜ ਨਾਇਕ ਕੋ ਮਨ ਮੈ ਕਬਿ ਸ੍ਯਾਮ ਸਹੀ ਪੁਭੂ ਕੈ ਠਹਰਾਯੋ। 
ਕੰਕਮ _ਅਛਤ _ਭਾਤਿ ਭਲੀ ਕਰਿ _ਬੇਦਨ ਕੀ ਧੁਨਿ ਭਾਲਿ ਚੜਾਯੋ। 
ਬੈਠੋ ਹੁਤੇ ਸਿਸੁਪਾਲ ਤਹਾ ਅਤਿ ਸੋ ਅਪਨੇ ਮਨ ਬੀਚ _ਰਿਸਾਯੋ। ੨੩੩੪। 


/ਨਸ਼ਪਾਲ ਲਾਲ 
ਮਾਵੀੰਯ” 
ਬੀਰ ਬਡੋ ਹਮ ਸੋ ਤਜਿ ਕੈ ਇਹ ਕਾ ਜਿਹ ਕੁੰਕਮ ਭਾਲਿ ਚੜਾਯੋ। 
ਗੋਕੁਲ ਗਾਉ ਕੇ ਬੀਚ ਸਦਾ ਇਨਿ ਗੁਆਰਨ ਸੋ ਮਿਲਿ ਗੋਰਸੁ ਖਾਯੋ। 
ਮਹਲੇ. ਤਰ ਹਦ ਰਲੀ “ਵਿ ਨੀ ਬਰ 
ਐਸੇ ਸੁਨਾਇ ਕਹੀ ਬਤੀਯਾ ਅਰੁ ਕੋਪਹਿ ਸੋ ਅਤਿ ਹੀ ਭਰਿ ਆਯੋ। ੨੩੩੫। 


ਜੀਆ ਵਿ ਵਸਿ 
ਸੋ ਸੁਨਿ ਫੂਫੀ ਕੇ ਬੈਨ ਚਿਤਾਰਿ ਰਹਿਯੋ ਬ੍ਰਿਜ ਨਾਇਕ ਜੂ ਚੁਪ ਹੂ ਕੈ। ੨੩੩੬। 


ਚੱਪਣ? 
ਫੂਫੀ ਬਚਨ ਚਿਤਿ ਹਰਿ ਧਰਿਯੋ। ਸਤ ਗਾਰਨਿ ਲੌ ਕ੍ਰੋਧ ਨ _ਭਰਿਯੋ। 


ਕ੍ਰਿਸਨਾਵਤਾਰ ੭੪੩ 


ਬ੍ਰਾਹਮਣਾਂ ਅਤੇ _ਛਤ੍ਰੀਆਂ _ਦੀ _ਸਭਾ ਜੋੜ _ਕੇ, ਰਾਜਾ _ਯੁਧਿਸ਼ਠਰ ਨੇ _ਇੰਜ _ਕਿਹਾ-- 
(ਸਭ ਤੋਂ) ਪਹਿਲਾਂ ਕਿਸ ਨੂੰ ਪੂਜੀਏ। ਇਥੇ ਇਸ ਯੋਗ ਕਿਹੜਾ ਸ਼ੂਰਵੀਰ ਹੈ ਜਿਸ ਦੇ ਮੌਥੇ 
ਉਤੇ ਕੇਸਰ ਅਤੇ ਚਾਵਲ (ਦਾ ਤਿਲਕ) ਲਗਾ _ਦੇਈਏ। ਤਦ ਸਹਿਦੇਵ ਬੋਲ ਪਿਆ ਕਿ ਸਰੀ 


ਕ੍ਰਿਸ਼ਨ (ਇਸ ਦੇ) ਯੋਗ ਹਨ, (ਇਸ ਲਈ ਤਿਲਕ) ਇਨ੍ਹਾਂ `ਨੂੰ ਚੜ੍ਹਾ _ਦਿਓ। ਕਵੀ ਸ਼ਿਆਮ 
ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਹੀ ਸਹੀ ਪ੍ਰਭੂ ਹਨ _ ਜਿਨ੍ਹਾਂ _ਉਪਰੋ' ਬਲਿਹਾਰ _ਜਾਣਾ _ਚਾਹੀਦਾ 
ਹੈਂ।੨੩੩੨। 

ਆਹਿਦੇਵ ਨੰ _/ਕੈਹਾ-- 


ਉਸ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ _ਅਤੇ _ਮਨ ਨੂੰ ਹੋਰਨਾਂ 
ਉਲਝਾਉਣਾ _ਨਹੀਂ_ਚਾਹੀਦਾ। _ਘਰ ਦੇ ਸਾਰੇ _ਜੰਜਾਲਾਂ ਨੂੰ ਛਡ ਕੇ 
ਚਿਤ ਨੂੰ ਲਗਾਉਣਾ ਚਾਹੀਦਾ ਹੈ। ਜਿਸ _ਦਾ ਭੇਦ ਪੁਰਾਣਾਂ, ਸਾਧਾਂ _ਦੇ 
ਤੋਂ ਕੁਝ ਕੁ ਪਾਈਦਾ ਹੈ (ਕਵੀ) ਸ਼ਿਆਮ ਕਹਿੰਦੇ ਹਨ, ਪਹਿਲਾਂ ਉਠ ਕੇ ਉਸ 


ਬੋ 
ਤੂੰ 
548੩ 


ਉਤੇ ਕੇਸਰ _(ਦਾ ਤਿਲਕ) ਕਿਉ ਨਹੀਂ _ਲਗਾਉਂਦੇ।੨੩੩੩। 

ਜਦ _ਸਹਿਦੇਵ ਨੇ ਇਸ ਤਰ੍ਹਾਂ ਦੇ ਬੋਲ ਕਹੇ, ਤਾਂ ਰਾਜਾ _(ਯੁਧਿਸ਼ਠਰ) ਦੇ ਮਨ 
ਵਾਸਤਵਿਕਤਾ ਸਪਸ਼ਟ ਹੋ ਗਈ। _ਕਵੀ ਸ਼ਿਆਮ (ਕਹਿੰਦੇ) ਹਨ, ਕਿ ਸ੍ਰੀ ਕ੍ਰਿਸ਼ਨ ਨੂੰ 
ਨੇ) ਮਨ ਵਿਚ ਸਹੀ ਪ੍ਰਭੂ ਵਜੋਂ ਮੰਨ _ਲਿਆ। _ਕੇਸਰ ਅਤੇ ਚਾਵਲ ਨੂੰ ਹੱਥ _ਵਿਚ 
ਚੰਗੀ _ਵਿਧੀ ਨਾਲ ਵੇਦਾਂ _(ਦੇ _ਮੰਤਰਾਂ) ਦੀ ਧੁਨ ਸਹਿਤ (ਸਰੀ ਕ੍ਰਿਸ਼ਨ ਦੇ) ਮੱਥੇ 
(ਤਿਲਕ) _ਲਗਾ _ਦਿੱਤਾ। _ਉਥੇ _ਸ਼ਿਸ਼ੁਪਾਲ ਵੀ ਬੈਠਾ ਸੀ, _ਉਹ ਆਪਣੇ ਮਨ ਵਿਚ 
ਕ੍ਰੱਧਵਾਨ _ਹੌਇਆ।੨੩੩੪। 
ਪਾਲ ਨੰ _/ਕਹਾ-- 
ਮਾਵੀਲ” 

ਮੇਰੇ ਵਰਗੇ ਵੱਡੇ ਸ਼ੂਰਵੀਰ ਨੂੰ ਛਡ ਕੇ, ਇਹ ਕੀ ਚੀਜ਼ ਹੈ, ਜਿਸ ਦੇ ਮੱਥੇ ਉਤੇ 
ਤਿਲਕ ਲਗਾਇਆ _ਹੈ। _ਗੋਕੁਲ ਪਿੰਡ _ਵਿਚ ਸਦਾ _ਗਵਾਲਿਆਂ ਨਾਲ ਰਲ ਕੇ ਇਸ ਨੇ 
ਦੁੱਧ ਦਹੀ ਖਾਇਆ ਹੈ। ਹੋਰ ਸੁਣੋ, ਵੈਰੀਆਂ ਦੇ ਡਰ ਤੋਂ (ਇਸ ਨੇ) ਦੁਆਰਿਕਾ ਵਲ ਭਜ 
ਕੇ ਪ੍ਰਾਣਾਂ ਨੂੰ ਬਚਾਇਆ ਹੈ। (ਉਸ ਨੇ) ਇਸ ਤਰ੍ਹਾਂ ਸੁਣਾ ਕੇ ਗੌਲ ਕਹੀ ਅਤੇ ਕ੍ਰੋਧ ਨਾਲ 
ਬਹੁਤ ਭਰ ਗਿਆ।੨੩੩੫। 

ਫਿਰ ਸ਼ਿਸ਼ੁਪਾਲ ਮਨ ਵਿਚ ਕ੍ਰੋਧ ਵਧਾ ਕੇ ਅਤੇ ਸਾਰੀ _ਸਭਾ_ ਨੂੰ ਸੁਣਾ ਕੇ ਕਹਿਣ 
ਲਗਾ। ਕ੍ਰੋਧ ਦਾ ਭਰਿਆ ਹੋਇਆ ਉਠ ਕੇ ਖੜੋ__ਗਿਆ ਅਤੇ ਭਾਰੀ ਗਦਾ ਨੂੰ ਹੱਥ _ਵਿਚ 
ਲੈ ਕੇ (ਕਹਿਣ ਲਗਾ) ਗੁਜਰ ਹੋ ਕੇ ਯਾਦਵਾਂ ਦਾ ਰਾਜਾ ਅਖਵਾਉਂਦਾ ਹੈ। (ਫਿਰ) ਅਖਾਂ 
ਨਾਲ ਘੂਰ ਕੇ ਗਾਲ੍ਹਾਂ _ਦਿੱਤੀਆਂ। ਉਹ (ਬੋਲ) ਸੁਣ ਕੇ ਅਤੇ ਭੂਆ ਦੇ ਬੋਲਾਂ ਨੂੰ ਚੇਤੇ ਕਰ 
ਕੇ, ਸ੍ਰੀ ਕ੍ਰਿਸ਼ਨ ਚੁਪ ਹੀ ਰਹੇ।੨੩੩੬। 
ਜਪਣ? 

ਸ੍ਰੀ ਕ੍ਰਿਸ਼ਨ ਨੇ ਭੂਆ (ਕੁੰਤੀ) ਦਾ ਬਚਨ ਚਿਤ ਵਿਚ ਧਾਰੀ ਰਖਿਆ ਅਤੇ ਸੌ ਗਾਲ੍ਹਾਂ 


ਹ 


ਤਕ (ਉਸ ਦਾ ਮਨ) ਕ੍ਰੋਧ ਨਾਲ ਨ ਭਰਿਆ। (ਸੌ ਗਾਲ੍ਹਾਂ ਕਢੇ ਜਾਣ ਤੋਂ ਬਾਦ ਕ੍ਰਿਸ਼ਨ) 


43 ਕੂ 


ਸੀ _ਦਸਮ-ਗ੍ਰੰਥ _ਸਾਹਿਬ 


ਸੋਬ ਠਾਢ ਬਰ ਤ੍ਰਾਸ ਨ ਕੀਨੋ। ਤਬ ਜਦੁਬੀਰ ਚਕੂ _ਕਰਿ ਲੀਨੋ। ੨੩੩੭। 


ਕਾਨੂ ਨੇ ਭਾਲ 
੭ਵੀਲਾ 
ਲੈ ਕਰਿ ਚਕੂ ਭਯੋ ਉਠਿ ਠਾਢ ਸੁ ਯੌ ਤਿਹ ਸੋ ਰਿਸ ਬਾਤ ਕਹੀ। 
ਫੁਨਿ ਫੂਫੀ ਕੇ ਬੈਨ ਚਿਤੈ ਅਬ ਲਉ ਤੁਹਿ ਨਾਸ ਕੀਯੋ ਨਹੀ ਮੋਨ ਗਹੀ। 
ਸਤਿ ਗਾਰਨਿ ਤੇ ਬਢ ਏਕ ਹੀ ਤੁਹਿ ਜਾਨਤ ਆਪਨੀ ਮਿਤ ਚਹੀ। 
ਪਿਖ ਹੈ ਸਭ ਭੂਪ ਜਿਤੇ ਇਹ ਠਾ ਅਬ ਹਉ ਹੀ ਨ ਹ੍ੈ ਹਉ ਕਿ ਤੂਹੀ ਨਹੀ। ੨੩੩੮। 


/ਨੈਸਪਾਲ ਲਾਲ ਕਾਲੂ _ੋਂ 
ਹਾਵੀਯਾਂ 
ਕੋਪ ਕੈ ਉਤਰ ਦੇਤ ਭਯੋ ਇਹ ਭਾਤਿ ਸੁਨਿਯੋ ਜਬ ਹੀ ਅਭਿਮਾਨੀ। 
ਤੇਰੇ ਕਹੇ ਮਰਿ ਹਉ ਅਰੇ ਗੂਜਰ ਇਉ ਮੁਖ ਤੇ ਤਿਨ ਬਾਤ ਬਖਾਨੀ। 
ਅਉਰ ਕਹਾ ਜੁ ਪੈ ਐਸੀ ਸਭਾ ਹੂ ਮੈ ਜੂਝਬ ਮਿਤਿ ਹੀ ਹੈ ਨਿਜਕਾਨੀ। 
ਤਉ ਅਰੇ ਬੇਦ ਪੁਰਾਨਨ ਮੈ ਚਲਿ ਹੈ ਜਗ ਸੈ ਜੁਗ ਚਾਰਿ ਕਹਾਨੀ। ੨੩੩੯। 


ਕਾ ਭਯੋ ਜੋ ਚਮਕਾਇ ਕੈ ਚਕ੍ਰਹਿ ਐਸੇ ਕਹਿਯੋ ਤੁਹਿ ਮਾਰਿ ਡਰੋਂਗੋ। 
ਗੂਜਰ ਤੋ ਤੇ ਹਉ ਛਤ੍ਰੀ ਕਹਾਇ ਕੈ ਐਸੀ ਸਭਾ ਹੂ ਕੇ ਬੀਚ ਟਰੋ ਗੋ। 
ਮਾਤ ਸੁ ਭ੍ਰਾਤ ਅਰੁ ਤਾਤ ਕੀ ਸਉਹ ਰੇ ਤੁਹਿ ਮਰਿ ਹੋ ਨਹਿ ਆਪ ਮਰੋਂ ਗੋ। 
ਕਰੋਧ ਰੁਕਮਨਿ ਕੋ ਧਰ ਕੈ ਹਰਿ ਤੋਂ ਸੰਗ ਆਜ ਨਿਦਾਨ ਕਰੋਂ ਗੋ। ੨੩੪0। 


ਕੋਪ ਪੁਚੰਡ ਕੀਯੋ ਤਬ _ਸ੍ਯਾਮ ਜਬ _ਏ _ਬਤੀਯਾ _ਸਿਸੁਪਾਲਹਿ _ਭਾਖੀ। 
ਕਾਨ੍ਹ _ਕਹਿਯੋ ਜੜ ਚਾਹਤ ਮਿਤ ਕੀਯੋ ਸਭ _ਲੋਗਨਿ ਸੂਰਜ _ਸਾਖੀ। 
ਚਕੂ _ਸੁਦਰਸਨ ਲੈ ਕਰ ਭੀਤਰ _ਕੂਦਿ ਸਭਾ ਸਭ ਹੀ ਸੋਊ ਨਾਖੀ। 
ਧਾਵਤ ਭਯੋ ਕਬਿ ਸ੍ਯਾਮ ਕਹੈ ਸੁ ਭਯੋ ਤਿਹ ਕੇ ਬਧ ਕੋ ਅਭਿਲਾਖੀ। ੨੩੪੧ 


ਧਾਵਤ ਭਯੋ ਬ੍ਰਿਜ ਨਾਇਕ ਜੂ ਇਤ ਤੇ ਸੋਊ ਸਾਮੁਹੇ ਆਯੋ। 

ਰੋਸ ਬਢਾਇ ਘਨੋ ਚਿਤ ਮੈ ਤਕਿ ਕੈ ਤਿਹ ਸਤ੍ਹ ਕੋ ਚਕੂ ਚਲਾਯੋ। 

ਜਾਇ ਲਗਿਯੋ ਤਿਹ ਕੰਠ ਬਿਖੈ ਕਟਿ ਦੇਤ ਭਯੋ ਛੁਟਿ ਭੂ ਪਰ ਆਯੋ। 

ਇਉ ਉਪਮਾ ਉਪਜੀ ਜੀਅ ਸੈ ਦਿਵ ਤੇ ਰਵਿ ਕੋ ਮਨੋ ਮਾਰਿ ਗਿਰਾਯੋ। ੨੩੪੨। 


/ਛੱਤਾ ਨੰ ਲਾਚਤ੍ਹ ਨਾਟਕ ਗੁੰਲੇ _ਰਸਨਾਵਤਾਨੇਂ ਰਾਜਨ _ਲਰ੍ਹਯ ਕੰਨ 
/ਨੈਸ਼ਪਾਲ _ਲਧਹ _/ਹਆ7ੱਏ _ਸਆਘਤੰ/ 


ਕ੍ਰਿਸਨਾਵਤਾਰ ੭੪੫ 


ਹੁਣ ਬਲ ਪੂਰਵਕ ਖੜਾ __ਹੋ__ਗਿਆ ਅਤੇ (ਮਨ ਵਿਚ) ਕਿਸੇ ਦਾ ਡਰ ਨਹੀਂ ਮੰਨਿਆ। 
ਸੀ ਕ੍ਰਿਸ਼ਨ ਨੇ ਹੱਥ ਵਿਚ _ਚੌਕਰ _ਲੈ _ਲਿਆ।੨੩੩੭। 


ਹੱਥ ਵਿਚ ਚੱਕਰ ਲੈ ਕੇ ਉਠ ਕੇ ਖੜੋ ਗਏ ਅਤੇ ਕ੍ਰੋਧਿਤ ਹੋ ਕੇ ਉਸ ਨੂੰ ਇਸ ਤਰ੍ਹਾਂ 
ਗੌਲ ਕਹੀ। ਫਿਰ ਭੂਆ (ਕੁੰਤੀ) ਦੇ ਬਚਨ ਚੇਤੇ ਕਰ ਕੇ ਤੈਨੂੰ ਅਜੇ ਤਕ ਨਸ਼ਟ ਨਹੀਂ _ਕੀਤਾ 
ਅਤੇ ਚੁਪ _ਵਟੀ ਰਖੀ। (ਜੇ ਹੁਣ) ਸੌ ਗਾਲ੍ਹਾਂ ਤੋਂ ਵੱਧ ਇਕ ਵੀ (ਗਾਲ੍ਹ) ਕੱਢੀ, (ਤਾਂ) ਤੂੰ 
ਸਮਝ ਲੈ (ਕਿ ਤੂੰ) ਆਪਣੀ ਮੌਤ ਮੰਗੀ ਹੈ। ਇਥੇ ਜਿਤਨੇ ਰਾਜੇ (ਬੈਠੇ) ਹਨ, ਉਹ ਸਾਰੇ 
ਵੇਖਦੇ ਹਨ ਕਿ ਜਾਂ ਮੈਂ ਹੀ ਨਹੀਂ ਰਹਾਂਗਾ _ਜਾਂ_ ਤੂੰ ਹੀ ਨਹੀਂ _ਰਹੇਂਗਾ।੨੩੩੮। 
ਸਰਪ ਨੇ ਉਸਨ ਨੂੰ ,ਨਹਾ-- 
ਮਾਵੀਲ” 

ਜਦ (ਉਸ) ਅਭਿਮਾਨੀ (ਸ਼ਿਸ਼ੁਪਾਲ) ਨੇ ਇਸ ਤਰ੍ਹਾਂ ਸੁਣਿਆ (ਤਾਂ) ਉਸ ਨੇ ਕ੍ਰੋਧਿਤ 
ਹੋ ਕੇ ਉੱਤਰ _ਦਿੱਤਾ। ਓਇ ਗੁਜਰਾ! 'ਤੇਰੇ ਕਹਿਣ ਨਾਲ ਮੈਂ ਮਰ _ਜਾਵਾਂਗਾ”-- ਇਹ ਗੱਲ 
ਉਸਨੇ ਮੁਖ ਵਿਚੋਂ _ਕਹੀ। _ਹੋਰ _ਕਿਹਾ--ਜੇ _ਅਜਿਹੀ _ਸਭਾ _ਵਿਚ _ਮੈਂ ਜੂਝ _ਮਰਾਂਗਾ, (ਤਾਂ 
ਮੈਂ ਸਮਝਾਂਗਾ ਕਿ ਮੇਰੀ) ਮੌਤ ਹੀ ਨੇੜੇ _ਸੀ। ਓਇ! ਤਦ ਹੀ ਵੇਦਾਂ ਅਤੇ ਪੁਰਾਣਾਂ ਵਿਚ 
ਚਾਰ _ ਯੂਗਾਂ _ਤਕ _ ਜਗਤ _ ਵਿਚ _ (ਮੇਰੀ ਮੌਤ ਦੀ) ਕਹਾਣੀ _ਚਲੇਗੀ।੨੩੩੯। 

ਕੀ ਹੋਇਆ ਜੇ ਚੱਕਰ ਨੂੰ ਚਮਕਾ ਕੇ (ਤੂੰ) ਇਸ ਤਰ੍ਹਾਂ ਕਿਹਾ ਕਿ ਤੈਨੂੰ ਮਾਰ 
ਦਿਆਂਗਾ। ਹੇ _ਗੁਜਰਾ! ਛਤ੍ਰੀ _ਅਖਵਾ ਕੇ _ ਅਜਿਹੀ _ਸਭਾ ਵਿਚੋਂ _(ਮੈਂ) ਤੇਰੇ ਕੋਲੋਂ ਭਜ 
ਜਾਵਾਂਗਾ। _ (ਮੈਨੂੰ) ਮਾਤਾ, _ਪਿਤਾ ਅਤੇ _ਭਰਾ _ਦੀ ਸੌਂਹ, ਓਇ! ਤੈਨੂੰ ਮਾਰ _ਦਿਆੰਗਾ _ਜਾਂ 
ਆਪ ਮਰ _ਜਾਵਾਂਗਾ। ਹੇ ਕ੍ਰਿਸ਼ਨ! ਰੁਕਮਨੀ (ਨੂੰ ਖੋਹ ਦੇਣ ਦੇ) ਕ੍ਰੋਧ ਨੂੰ (ਮਨ ਵਿਚ) ਧਾਰਨ 


ਕਰ ਕੇ ਅਜ ਤੇਰੇ ਨਾਲ ਓੜਕ _ਦੀ ਬਾਜ਼ੀ _ਲਗਾਵਾਂਗਾ।੨੩੪0। 

ਜਦ ਇਹ ਗੱਲਾਂ _ ਸ਼ਿਸ਼ੁਪਾਲ ਨੇ _ਕਹੀਆਂ _ਤਦ ਸ੍ਰੀ ਕ੍ਰਿਸ਼ਨ ਨੇ _ਪੁਚੰਡ ਕ੍ਰੋਧ _ਕਰ 
ਲਿਆ। ਕ੍ਰਿਸ਼ਨ ਨੇ _ਕਿਹਾ--ਹੇ ਮੂਰਖ! (ਤੂੰ) ਮੋਤ ਚਾਹੁੰਦਾ ਹੈ, (ਮੈਂ _ ਤੁਸਾਂ) ਸਾਰਿਆਂ ਲੋਕਾਂ 
ਅਤੇ ਸੂਰਜ ਨੂੰ _ਸਾਖੀ ਕੀਤਾ ਹੈ। _(ਫਿਰ) ਸੁਦਰਸ਼ਨ ਚੱਕਰ ਨੂੰ ਹੱਥ ਵਿਚ ਲੈ ਕੇ ਕੁਦ 


ਕੇ ਸਾਰੀ ਸਭਾ ਉਪਰੋਂ _ਟਪ _ਗਏ। ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਬਧ ਦੀ ਇੱਛਾ 
ਨਾਲ _ਅਗੇ ਨੂੰ ਭਜ _ਚਲੇ।੨੩੪੧। 


ਇਧਰੋਂ ਕ੍ਰਿਸ਼ਨ ਜੀ _ਭਜ ਕੇ ਅਗੇ ਹੋਏ ਅਤੇ ਉਧਰੋਂ _ਉਹ _(ਸ਼ਿਸ਼ੁਪਾਲ) _ਸਾਹਮਣੇ 
ਆ ਡਟਿਆ। ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਵੈਰੀ ਨੂੰ ਤਕ ਕੇ (ਕ੍ਰਿਸ਼ਨ ਨੇ) ਚੱਕਰ 
ਚਲਾ _ਦਿੱਤਾ। (ਚੱਕਰ) ਜਾ _ਕੇ _ਉਸ ਦੀ ਗਿਚੀ ਉਤੇ ਲਗਿਆ ਅਤੇ (ਸਿਰ ਨੂੰ) ਕਟ 
ਦਿੱਤਾ (ਜੋ ਗਰਦਨ ਨਾਲੋਂ) ਵਖ ਹੋਕੇ ਧਰਤੀ ਉਤੇ ਆ ਪਿਆ। (ਇਸ ਦ੍ਰਿਸ਼ ਬਾਰੇ ਕਵੀ 
ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ ਆਕਾਸ਼ ਤੋਂ ਸੂਰਜ ਨੂੰ (ਕਿਸੇ 
ਨੇ) _ਮਾਰ ਕੇ ਸੁਟਿਆ ਹੋਵੇ।੨੩੪੨। 

/ਏੈਥੋ ਨੀ ਲਾਝੇਤ੍ ਨਾਟਕ ਕੁੱਲ ਦੇ #੍‌ਸ਼ਨਾਵਤਾਰ ਦੇ ਰਾਲਨੂਾ ਯੱਗਾ ਕਰ ਕੇ 
/ਲ਼ਪਾਲ ਦੇ ਠਧ ਦੇ _ਆਧ%॥ਏ ਦੀ _ਨਆ#੫ਤਾ/ 


ਸੀ _ਦਸਮ-ਗ੍ੰਥ _ਸਾਹਿਬ 


ਅਥ ਕਾਨ੍ਹ ਜੂ ਕੋਪ ਰਾਜਾ ਜੁਧਿਸਟਰ ਛਿਮਾਪਨ ਕਰਤ ਭਏ 
ਸ਼ਵੰਯਾ 
ਕਾਟ ਕੈ ਸੀਸ ਦਯੋ _ਸਿਸੁਪਾਲ ਕੋ ਕੋਪ ਭਰਿਯੋ ਦੋਊ ਨੈਨ ਨਚਾਵੈ। 
ਕਉਨ ਬਲੀ ਇਹ ਬੀਚ ਸਭਾ ਹੂ ਕੇ ਹੈ ਹਮ ਸੋ ਸੋਊ ਜੁਧੁ ਮਚਾਵੈ। 
ਪਾਰਥ ਭੀਮ ਤੇ ਆਦਿਕ ਬੀਰ ਰਹੇ ਚੁਪ ਹੋਇ ਅਤਿ ਹੀ ਡਰ ਆਵੈ। 
ਸੁੰਦਰ ਐਸੇ ਸਰੂਪ ਕੇ ਊਪਰਿ ਸ੍ਯਾਮ ਕਬੀਸਰ ਪੈ ਬਲਿ ਜਾਵੈ। ੨੩੪੩॥। 


ਜੋਤਿ ਜਿਤੀ ਅਰਿ ਭੀਤਰ ਥੀ ਸੁ ਸਬੈ ਮੁਖ ਸ੍ਯਾਮ ਕੇ ਬੀਚ ਸਮਾਨੀ। 
ਬੋਲ ਸਕੈ ਨ ਰਹੇ ਚੁਪ ਹੁਇ ਕਬਿ ਸ੍ਯਾਮ ਕਹੈ ਜੁ ਬਡੇ ਅਭਿਮਾਨੀ। 
ਬਾਕੋ ਬਲੀ _ਸਿਸੁਪਾਲ ਹਨਿਯੋ ਤਿਹ ਕੀ ਹੁਤੀ ਚੰਦੂਵਤੀ ਰਜਧਾਨੀ। 
ਯਾ ਸਮ ਅਉਰ ਨ ਕੋਊ ਬੀਯੋ ਜਗਿ ਸ੍ਰੀ ਜਦੁਬੀਰ ਸਹੀ ਪ੍ਰਭੁ _ਜਾਨੀ। ੨੩੪੪। 


ਏਕ ਕਹੈ ਜਦੁਰਾਇ ਬਡੋ ਭਟ ਜਾਹਿ ਬਲੀ ਸਿਸੁਪਾਲ ਸੋ ਘਾਯੋ। 
ਇੰਦੂ ਤੇ ਸੂਰਜ ਤੇ ਜਮ ਤੇ ਹੁਤੋ ਜਾਤ ਨ ਸੋ ਜਮਲੋਕਿ ਪਠਾਯੋ। 
ਸੋ ਇਹ ਏਕ ਹੀ ਆਖ ਕੇ ਫੋਰ ਕੇ ਭੀਤਰ ਮਾਰਿ ਦਯੋ ਜੀਅ ਆਯੋ। 
ਚਉਦਹ ਲੋਕਨ ਕੋ ਕਰਤਾ ਕਰਿ ਸ੍ਰੀ _ਬ੍ਰਿਜਨਾਥ ਸਹੀ _ਠਹਰਾਯੋ। ੨੩੪੫। 


ਚਉਦਹ _ਲੋਕਨ ਕੋ__ਕਰਤਾ ਇਹ ਸਾਧਨ ਸੰਤ ਇਹੈ ਜੀਅ ਜਾਨਿਯੋ। 
ਦੇਵ ਅਦੇਵ ਕੀਏ ਸਭ _ਯਾਹੀ ਕੇ ਬੇਦਨ ਤੇ ਗੁਨ ਜਾਨਿ _ਬਖਾਨਿਯੋ। 
ਬੀਰਨ ਬੀਰ _ਬਡੋਈ ਲਖਿਯੋ ਹਰਿ _ਭੂਪਨ _ਭੂਪਨ ਤੇ ਖੁਨਸਾਨਿਯੋ। 
ਅਉਰ ਜਿਤੇ _ਅਰਿ ਠਾਢੇ ਹੁਤੇ ਤਿਨ ਸ੍ਯਾਮ ਸਹੀ ਕਰਿ _ਕਾਲ _ਪਛਾਨਿਯੋ। ੨੩੪੬। 


ਸੀ ਬ੍ਰਿਜ ਨਾਇਕ ਠਾਢਿ ਤਹਾ ਕਰ ਬੀਚ _ਸੁਦਰਸਨ ਚਕ ਲੀਏ। 

ਬਹੁ ਰੋਸ ਠਨੇ ਅਤਿ ਕ੍ਰੋਧ ਭਰਿਯੋ ਅਰਿ ਆਨ ਕੋ ਆਨਤ ਹੈ ਨ ਹੀਏ। 
ਤਿਹ ਠਉਰ ਸਭਾ ਹੂ ਮੈ ਗਾਜਤ ਭਯੋ ਸਭ _ਕਾਲਹਿ ਕੋ ਮਨੋ ਭੇਖ ਕੀਏ। 
ਜਿਹ ਦੇਖਤਿ ਪ੍ਰਾਨ ਤਜੈ ਅਰਿ ਵਾ ਬਹੁ ਸੰਤ ਨਿਹਾਰ ਕੇ ਰੂਪ ਜੀਏ। ੨੩੪੭। 


ਆਪ ਹੀ ਭੂਪ ਕਹੀ ਉਠ ਕੈ ਕਰ ਜੋਰਿ ਦੋਊ ਪ੍ਰਭ ਕ੍ਰੋਧ ਨਿਵਾਰੋ। 
ਥੋ_ਸਿਸੁਪਾਲ ਬਡੋਂ ਖਲ ਸੋ ਤੁਮ ਚਕ੍ਰਹਿ ਲੈ ਛਿਨ ਮਾਹਿ ਸੰਘਾਰੋ। 


ਕ੍ਰਿਸਨਾਵਤਾਰ 7੪੭ 


ਹੁਣ ਕ੍ਰਿਸ਼ਨ ਦਾ ਕ੍ਰੋਧਿਤ ਹੋਣਾ ਅਤੇ ਯੁਧਿਸ਼ਠਰ ਦਾ ਖਿਮਾ ਮੰਗਣਾ 
੭ਾਵੀਯ੍ਾ 
(ਕ੍ਰਿਸ਼ਨ ਨੇ) ਸ਼ਿਸ਼ੁਪਾਲ ਦਾ ਸਿਰ ਕਟ ਦਿੱਤਾ ਹੈ ਅਤੇ ਕ੍ਰੋਧ ਨਾਲ ਭਰੇ ਦੋਹਾਂ ਨੈਣਾਂ 
ਨਾਲ ਘੂਰ _ਰਹੇ _ਹਨ। _(ਫਿਰ ਕਹਿਣਾ _ਲਗੇ--) ਇਸ ਸਭਾ _ਵਿਚ _ਕਿਹੜਾ _ਸੂਰਮਾ ਹੈ, 
ਜੋ ਮੇਰੇ ਨਾਲ ਯੁੱਧ _ਕਰੇ। _ਅਰਜਨ, _ਭੀਮ ਆਦਿਕ _ਸਾਰੇ ਸੂਰਮੇ ਚੁਪ _ਕਰ ਰਹੇ, (ਉਨ੍ਹਾਂ 
ਨੂੰ) ਬਹੁਤ ਡਰ _ਲਗ ਰਿਹਾ ਸੀ। (ਸ੍ਰੀ ਕ੍ਰਿਸ਼ਨ ਦੇ) ਅਜਿਹੇ ਸੁੰਦਰ ਸਰੂਪ ਉਪਰੋਂ ਸ਼ਿਆਮ 
ਕਵੀ _ਵਾਰਨੇ ਜਾਂਦੇ _ਹਨ।੨੩੪੩। 
ਵੈਰੀ _(ਸ਼ਿਸ਼ੁਪਾਲ) ਵਿਚ ਜਿਤਨੀ ਵੀ ਜੋਤਿ (ਅਥਵਾ ਸ਼ਕਤੀ) ਸੀ ਉਹ ਸਾਰੀ ਸ੍ਰੀ 
ਸਮਾ _ਗਈ। ਕਵੀ ਸ਼ਿਆਮ ਕਹਿੰਦੇ ਹਨ ਜੋ ਵੱਡੇ ਅਭਿਮਾਨੀ (ਸੂਰਮੇ) 
ਸਨ, _ਉਹ _ਬੋਲ ਨਹੀਂ ਸਕੇ, ਚੁਪ ਕਰ _ਕੇ (ਬੈਠੇ) _ਰਹੇ। _ਬੜੇ _ਬਾਂਕੇ ਬਲਵਾਨ _ਸ਼ਿਸ਼ੁਪਾਲ 
ਜਿਸ _ਦੀ _ਚੰਦੂਵਤੀ ਰਾਜਧਾਨੀ _ਸੀ। _ਇਸ _ (ਕ੍ਰਿਸ਼ਨ) ਵਰਗਾ _ਇਸ 
ਸੰਸਾਰ ਵਿਚ ਹੋਰ ਕੋਈ ਨਹੀਂ। (ਸਾਰਿਆਂ ਨੇ) ਸ੍ਹੀ ਕ੍ਰਿਸ਼ਨ ਨੂੰ ਸਹੀ ਪ੍ਰਭੂ ਜਾਣ _ਲਿਆ 


ਇਕ ਨੇ ਕਿਹਾ ਸ੍ਰੀ ਕ੍ਰਿਸ਼ਨ ਬਹੁਤ ਤਕੜਾ ਸ਼ੂਰਵੀਰ ਹੈ ਜਿਸ ਨੇ _ਸ਼ਿਸ਼ੁਪਾਲ ਵਰਗੇ 
ਬਲਵਾਨ ਨੂੰ ਮਾਰ ਦਿੱਤਾ ਹੈ। _ਉਸ _(ਸ਼ਿਸ਼ੁਪਾਲ) ਨੂੰ ਇੰਦਰ ਤੋਂ, ਸੂਰਜ ਤੋਂ ਅਤੇ _ਯਮ_ਤੋੱ 
ਵੀ _ਯਮਲੋਕ ਵਿਚ ਨ ਭੇਜਿਆ ਜਾ ਸਕਿਆ, ਉਸ ਨੂੰ ਇਸ ਨੇ ਅੱਖ ਦੇ ਪਲਕਾਰੇ ਵਿਚ 
ਮਾਰ ਦਿੱਤਾ ਹੈ। (ਇਹ ਵੇਖ ਕੇ ਕਵੀ ਦੇ) ਮਨ ਵਿਚ ਆਇਆ ਹੈ (ਕਿ) ਚੌਦਾਂ ਲੋਕਾਂ 
ਦੇ ਕਰਤਾ ਵਜੋਂ ਸ੍ਰੀ ਕ੍ਰਿਸ਼ਨ ਨੂੰ ਸਹੀ (ਪ੍ਰਭੂ) _ਪਛਾਣ _ਲਿਆ _ਹੈ।੨੩੪੫। 


ਇਹ (ਕ੍ਰਿਸ਼ਨ) ਚੌਦਾਂ ਲੋਕਾਂ _ਦਾ _ਕਰਤਾ _ਹੈ--ਸਾਧਾਂ ਸੰਤਾਂ ਨੇ _ਇਹੀ ਮਨ ਵਿਚ 
ਜਾਣਿਆ ਹੈ। ਸਾਰੇ ਦੇਵਤੇ ਅਤੇ ਦੈਂਤ ਇਸੇ ਦੇ ਬਣਾਏ ਹੋਏ _ਹਨ। ਵੇਦਾਂ ਤੋਂ ਵੀ ਇਸੇ 


ਦਾ ਗੁਣ ਜਾਣਿਆ ਅਤੇ _ਵਖਾਣਿਆ ਜਾਂਦਾ ਹੈ। _ਸ਼ੂਰਵੀਰਾਂ ਨੇ _(ਕ੍ਰਿਸ਼ਨ ਨੂੰ) ਵੱਡਾ ਸੂਰਮਾ 
ਕਰ ਕੇ ਜਾਣਿਆ ਅਤੇ ਰਾਜਿਆਂ ਨੇ ਰਾਜਾ _ਜਾਣ ਕੇ `ਖੁਣਸ _ਖਾਧੀ। _ਹੋਰ ਜਿਤਨੇ ਵੀ 
ਵੈਰੀ ਉਥੇ _ਖੜੋਤੇ ਸਨ, ਉਨ੍ਹਾਂ ਸਾਰਿਆਂ ਨੇ ਸ੍ਹੀ ਕ੍ਰਿਸ਼ਨ ਨੂੰ ਸਹੀ ਰੂਪ ਵਿਚ ਕਾਲ ਸਮਝਿਆ 
ਹੰ।੨੩੪੬। 

ਸੁਦਰਸ਼ਨ 


ਹੱਥ ਚੌਕਰ ਲਏ ਹੋਏ ਉਸ ਥਾਂ ਤੇ ਖੜੋਤੇ ਹਨ। (ਉਹ) 
ਬਹੁਤ _ਕੋੋਧਵਾਨ ਹਨ ਅਤੇ ਰੋਸ _ਨਾਲ ਭਰੇ ਹੋਏ ਹਨ ਅਤੇ ਕਿਸੇ ਹੋਰ ਵੈਰੀ ਨੂੰ ਹਿਰਦੇ 


ਵਿਚ ਨਹੀਂ ਲਿਆਉਂਦੇ _ਹਨ। _ਉਸ _ਸਥਾਨ ਤੇ _ਸਭਾ ਵਿਚ ਗੱਜ ਰਹੇ ਹਨ, (ਇੰਜ ਪੁਤੀਤ 
ਹੁੰਦਾ ਹੈ) ਮਾਨੋ ਸਭ ਤਰ੍ਹਾਂ _ਨਾਲ _ਕਾਲ ਦਾ ਰੂਪ ਧਾਰਿਆ ਹੋਇਆ ਹੈ। ਜਿਨ੍ਹਾਂ ਨੂੰ ਵੇਖ 
ਕੇ _ਵੈਰੀ ਪ੍ਰਾਣ _ਤਿਆਗ _ਦਿੰਦੇ _ਹਨ ਅਤੇ ਸੰਤ ਉਨ੍ਹਾਂ ਦਾ ਰੂਪ _ਵੇਖ ਕੇ ਜੀਉਂਦੇ 
ਹਨ।੨੩੪੭। 

ਰਾਜਾ _ਆਨੈਸ਼ਠਰ ਨੇ ਤੀ ਉਸਨ ਘੱਤ /ਕਹਾ-- 

ਸ਼ਵੰਯਾ 


ਰਾਜਾ _(ਯੁਧਿਸ਼ਠਰ) ਨੇ ਖੁਦ ਉਠ ਕੇ ਅਤੇ ਦੋਵੇਂ ਹੱਥ ਜੋੜ ਕੇ _ਕਿਹਾ--ਹੇ ਪ੍ਰਭੂ! 
ਹੁਣ ਕ੍ਰੋਧ ਨੂੰ ਨਿਵਾਰੋ। ਸ਼ਿਸ਼ੁਪਾਲ ਬਹੁਤ ਹੀ ਦੁਸ਼ਟ ਸੀ, ਉਸ ਨੂੰ ਤੁਸੀਂ ਚੌਕਰ ਲੈ ਕੇ ਛਿਣ 


ਸੀ _ਦਸਮ-ਗ੍ਰੰਥ _ਸਾਹਿਬ 


ਯੌ ਕਹਿ ਪਾਇ ਰਹਿਯੋ ਗਹਿ ਕੈ ਦੁਹੂ ਆਪਨੇ ਨੈਨਨ ਤੇ ਜਲੁ ਢਾਰੋ। 


ਕਾਨ੍ਹ ਜੂ ਜੋ ਤੁਮ ਰੋਸ ਕਰੋਂ ਤੋ ਕਹਾ ਤੁਮ ਸੋ ਬਸੁ ਹੈਬ ਹਮਾਰੋ। ੨੩੪੮। 


ਦਾਸ ਕਹੈ ਬਿਨਤੀ ਕਰ ਜੋਰ ਕੈ ਸ੍ਯਾਮ ਭਨੈ ਹਰਿ ਜੂ ਸੁਨਿ ਲੀਜੈ। 

ਕੋਪ ਚਿਤੇ ਤੁਮਰੇ ਮਰੀਐ ਸੁ ਕ੍ਰਿਪਾ ਕਰਿ ਹੇਰਤ ਹੀ ਪਲ ਜੀਜੈ। 

ਆਨੰਦ ਕੈ ਚਿਤਿ ਬੈਠੋਂ ਸਭਾ ਮਹਿ ਦੇਖਹੁ ਜਗ੍ਯ ਕੇ ਹੇਤੁ ਪਤੀਜੈ। 

ਹਉ ਪ੍ਰਭੁ ਜਾਨ ਕਰੋ ਬ਼ਿਨਤੀ ਪ੍ਰਭੁ ਜੂ _ਪੁਨਿ ਕੋਪ ਛਿਮਾਪਨ ਕੀਜੈ। ੨੩੪੯। 


ਦੰਹਰਾ 
ਬੈਠਾਯੋ ਜਦੁਰਾਇ ਕੋ ਬਹੁ _ਬਿਨਤੀ ਕਰਿ ਭੂਪ। 
ਕੰਜਨ ਸੇ ਦ੍ਰਿਗ ਜਿਹ ਬਨੇ _ਬਨਿਯੋ ਸੁ ਮੈਨ ਸਰੂਪ। ੨੩੫0। 


/ਛੱਤ ਨੀ ਲਾਝਤਹ ਨਾਟਕ ਗੁੰਲੇ /ਰ੍‌ਸਨਾਵਤਾਨੇ ਕਾਨੂ ਲੂ ਕੋ ਕੋ ਰਲਾ ਲਨੈਸ਼ਟਰ 
ਛਆਾਪਨ _ਕਰਤ ਭਲੇ _/ਨਆ/ਲ _ਨਆਖਤੰ/ 


ਸਉਪੀ ਹੈ ਸੇਵ ਹੀ ਪਾਰਥ ਕਉ ਦਿਜ ਲੋਕਨ ਕੀ ਜੋ ਪੈ ਨੀਕੀ ਕਰੈ। 
ਅਰੁ ਪੂਜ ਕਰੈ ਦੋਊ ਮਾਦ੍ੀ ਕੇ ਪੁਤ੍ਰ ਰਿਖੀਨ ਕੀ ਆਨੰਦ ਚਿਤਿ ਧਰੈ। 
ਭਯੋ ਭੀਮ ਰਸੋਈਆ ਦੁਜੋਧਨ ਧਾਮ ਪੈ _ਬ੍ਯਾਸ ਤੇ ਆਦਿਕ ਬੇਦ ਰਰੈ। 
ਕੀਯੋ ਸੂਰ ਕੋ ਬਾਲਕ ਕੈਬੇ ਕੋ ਦਾਨ ਸੁ ਜਾਹੀ ਤੇ ਚਉਦਹ ਲੋਕ ਡਰੈ। ੨੩੫੧। 


ਸੂਰਜ ਚੰਦ ਗਨੇਸ ਮਹੇਸ ਸਦਾ ਉਠ ਕੈ ਜਿਹ ਧਿਆਨ ਧਰੈ। 

ਅਰੁ ਨਾਰਦ ਸੋ ਸੁਕ ਸੋ ਦਿਜ ਬ੍ਯਾਸ ਸੋ _ਸ੍ਯਾਮ ਭਨੈ ਜਿਹ ਜਾਪ ਰਰੈ। 
ਜਿਹਾ ਮਾਰ ਦਯੋ _ਸਿਸੁਪਾਲ ਬਲੀ ਜਿਹ ਕੇ ਥਲ ਤੇ ਸਭ ਲੋਕੁ ਡਰੈ। 

ਅਬ _ਬਿਪਨ ਕੇ ਪਗ ਧੋਵਤ ਹੈ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ। ੨੩੫੨। 


ਆਹਵ ਕੈ ਸੰਗ ਸਤ੍ਨ ਕੇ ਤਿਨ ਤੇ ਕਬਿ ਸ੍ਯਾਮ ਭਨੈ ਧਨੁ _ਲੀਨੋ। 
ਬਿਪੂਨ ਕੋ ਜਿਮ ਬੇਦ ਕੇ ਬੀਚ ਲਿਖੀ ਬਿਧਿ ਹੀ ਤਿਹੀ ਭਾਤਹਿ ਦੀਨੋ। 
ਏਕਨ ਕੋ ਸਨਮਾਨ ਕੀਯੋ ਅਰ _ਏਕਨ ਦੈ ਸਭ ਸਾਜ ਨਵੀਨੋ। 

ਭੂਪ ਜੁਧਿਸਟਰ ਤਉਨ ਸਮੈ ਸੁ ਸਭੈ ਬਿਧਿ ਜਗਿ ਸੰਪੂਰਨ ਕੀਨੋ। ੨੩੫੩॥। 
ਨ੍ਹਾਨ ਗਯੋ _ਸਰਤਾ ਦਯੋ ਦਾਨ ਸੁ ਦੈ ਜਲ ਪੈ ਪੁਰਖਾ ਰਿਝਵਾਏ। 

ਜਾਚਕ ਥੇ ਤਿਹ ਠਉਰ ਜਿਤੇ ਧਨ ਦੀਨ ਘਨੋ ਤਿਨ ਕਉ ਸੁ ਅਘਾਏ। 


ਕਿਰਿਸਨਾਵਤਾਰ 7੭੪੯ 
ਭਰ ਵਿਚ _ਮਾਰ ਦਿੱਤਾ ਹੈ। ਇਸ ਤਰ੍ਹਾਂ ਕਹਿ ਕੇ (ਰਾਜੇ ਨੇ) ਦੋਵੇਂ ਪੈਰ ਫੜੇ ਹੋਏ ਹਨ 
ਅਤੇ ਆਪਣੀਆਂ ਅੱਖਾਂ ਤੋਂ ਹੰਝੂ _ਵਗਾ ਰਿਹਾ _ਹੈ। ਹੇ ਕ੍ਰਿਸ਼ਨ ਜੀ! ਜੇ ਤੁਸੀਂ ਰੋਸ ਕਰੋਂ, 
ਤਾਂ ਸਾਡਾ ਤੁਹਾਡੇ _ਉਤੇ _ਕੀ _ਵਸ ਚਲ ਸਕਦਾ _ਹੈ।੨੩੪੮। 

(ਕਵੀ) ਸ਼ਿਆਮ _ਕਹਿੰਦੇ ਹਲ, _ਦਾਸ (ਰਾਜਾ _ਯੁਧਿਸ਼ਠਰ) ਹੱਥ _ਜੋੜ ਕੇ ਬੇਨਤੀ 
ਕਰਦਾ ਹੈ, ਕ੍ਰਿਸ਼ਨ ਜੀ! ਸੁਣ ਲਵੋ! ਤੁਹਾਡਾ ਕ੍ਰੋਧ ਨਾਲ _ਵੇਖਣਾ ਹੀ (ਸਾਡੇ ਲਈ) 


ਦਿਓ।੨੩੪੯ 
ਦੰਹਰਾ 


ਰਾਜਾ _(ਯੁਧਿਸ਼ਠਰ) ਨੇ ਬਹੁਤ ਬੇਨਤੀ ਕਰ ਕੇ ਸ੍ਰੀ ਕ੍ਰਿਸ਼ਨ ਨੂੰ ਬਿਠਾ ਲਿਆ। ਜਿਸ 
ਦੇ ਨੈਣ ਕਮਲ (ਦੇ ਫੁਲ) ਵਾਂਗ ਅਤੇ _ਸਰੂਪ _ਕਾਮਦੇਵ _ਵਰਗਾ _ਬਣਿਆ _ਹੋਇਆ 
ਹੰ।੨੩੫0। 

/2ਥੋਂ ਨਾ ਲਾਓਤਹ ਨਾਟਕਾ ਕੁੰਲ ਦੇ /ਨੈਸਨਾਵਤਾਰ ਦੇ ਕਾਨ੍ਹ ਲੀਏ ਕੁੱਹ ਟੀ ਰਾਜਾ ਯੰਧੇਸ਼ਨਰ 

ਵਲ /ਛਆ ਯਾਚਨਾ ਕਰਨ ਦੇ _ਪੁਸੰਨ ਦੀ _੫ਤਾੰ/ 
ਹੁਣ ਰਾਜਾ ਯੁਧਿਸ਼ਠਰ ਦਾ ਰਾਜਸੂ _ਯੌਗ _ਕਰਨਾ 

ਮਾਵੀਲ” 

ਅਰਜਨ ਨੂੰ ਬ੍ਰਾਹਮਣਾਂ ਦੀ ਸੇਵਾ ਕਰਨੀ ਸੌਂਪੀ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਨਾਲ 


ਕਰਦਾ ਹੈ। _ਅਤੇ ਮਾਦ੍ਹੀ ਦੇ ਦੋਵੇਂ ਪੁੱਤਰਾਂ (ਨਕੁਲ ਅਤੇ _ਸਹਿਦੇਵ) ਨੂੰ ਰਿਸ਼ੀਆਂ (ਦੀ ਸੇਵਾ 
ਉਤੇ ਲਗਾਇਆ ਹੈ) ਜੋ ਆਨੰਦ ਸਹਿਤ ਕਰਦੇ _ਹਨ। _ਭੀਮ _ਰਸੋਈਆ ਬਣਿਆ ਹੈ ਅਤੇ 
ਦੁਰਯੋਧਨ ਨੂੰ ਘਰ _ਦਾ (ਕੰਮ ਦਿੱਤਾ ਹੈ)। ਵੇਦ ਵਿਆਸ ਆਦਿਕ ਵੇਦਾਂ ਦਾ ਪਾਠ _ਕਰਦੇ 


ਹਨ। ਸੂਰਜ _ਦੇ ਬਾਲਕ _(ਕਰਨ) ਨੂੰ ਦਾਨ _ਕਰਨ _ਉਤੇ ਲਗਾਇਆ _ਹੈ ਜਿਸ ਤੋਂ ਚੌਂਦਾਂ 
ਲੋਕ ਹੀ ਡਰਦੇ ਹਨ।੨੩੫੧। 


ਸੂਰਜ, ਚੰਦ੍ਰਮਾ, ਗਣੇਸ਼, ਸ਼ਿਵ ਉਠ ਕੇ ਜਿਸ ਦਾ ਸਦਾ ਧਿਆਨ ਧਰਦੇ ਹਨ। (ਕਵੀ) 
ਸ਼ਿਆਮ ਕਹਿੰਦੇ ਹਨ, _ਕਿ ਨਾਰਦ ਵਰਗੇ, _ਸੁਕਦੇਵ ਜਿਹੇ ਅਤੇ _ਵਿਆਸ _ਵਰਗੇ ਬ੍ਰਾਹਮਣ 
ਜਿਸ ਦਾ ਜਾਪ _ਕਰਦੇ ਹਨ, ਜਿਸ ਨੇ _ਸ਼ਿਸ਼ੁਪਾਲ ਸੂਰਮੇ ਨੂੰ _ਮਾਰ ਦਿੱਤਾ ਹੈ ਅਤੇ ਜਿਸ 
ਦੇ ਬਲ ਤੋਂ ਸਾਰੇ ਲੋਕ ਡਰਦੇ ਹਨ, (ਉਹ) ਹੁਣ ਬ੍ਰਾਹਮਣਾਂ ਦੇ ਪੈਰ ਧੋ ਰਿਹਾ ਹੈ। ਸ੍ਰੀ 
ਕ੍ਰਿਸ਼ਨ ਤੋਂ ਬਿਨਾ ਅਜਿਹਾ _ਹੋਰ ਕੌਣ _ਕਰ _ ਸਕਦਾ _ਹੈ।੨੩੫੨। 


ਕਵੀ ਸ਼ਿਆਮ ਕਹਿੰਦੇ ਹਨ, ਵੈਰੀਆਂ ਨਾਲ ਯੁੱਧ ਕਰ ਕੇ _ ਉਨ੍ਹਾਂ ਤੋਂ ਜੋ ਧਨ _ਵਸੂਲ 
ਕੀਤਾ ਹੈ, _ਉਹ _ਵੇਦ _ਵਿਚ _ਲਿਖੀ _ਵਿਧੀ ਅਨੁਸਾਰ ਉਨ੍ਹਾਂ ਬ੍ਰਾਹਮਣਾਂ _ਵਿਚ _ਵੰਡ _ਦਿੱਤਾ 
ਹੈ। _ਇਕਨਾਂ ਦਾ _ਆਦਰ-ਮਾਣ ਕੀਤਾ ਹੈ ਅਤੇ _ਇਕਨਾਂ ਨੂੰ ਨਵੇਂ ਸਾਜ਼ ਸਾਮਾਨ ਦਿੱਤੇ _ਹਨ। 
ਰਾਜਾ _ਯੁਧਿਸ਼ਠਰ _ਨੇ _ਉਸ _ਸਮੇਂ ਸਾਰੀਆਂ ਵਿਧੀਆਂ ਨਾਲ _ਯੌਂਗ _ਸੰਪੂਰਨ ਕੀਤਾ _ਹੈ।੨੩੫੩। 
ਨਦੀ _ਉਤੇ ਇਸ਼ਨਾਨ _ਕਰਨ _ਗਏ _ਨੇ ਦਾਨ ਦਿੱਤਾ ਹੈ ਅਤੇ _ਜਲਾਂਜਲੀ ਦੇ ਕੇ 
ਪੁਰਖਿਆਂ ਨੂੰ ਪ੍ਰਸੰਨ _ਕੀਤਾ ਹੈ। _ਉਥੇ ਜਿਤਨੇ _ਯਾਚਕ _ਸਨ, ਉਨ੍ਹਾਂ ਨੂੰ ਬਹੁਤ ਅਧਿਕ _ਧਨ 


ਸੀ _ਦਸਮ-ਗ੍ਰੰਥ _ਸਾਹਿਬ 


ਪੁਤ ਲਉ ਪੌਤ੍ਰ ਲਉ ਪੈ ਤਿਨ ਕੇ ਗ੍ਰਿਹ ਕੇ ਅਨਤੈ ਨਹਿ ਮਾਗਨ ਧਾਏ। 
ਪੂਰਨ ਜਗਿ ਕਰਾਇ ਕੈ ਯੌ ਸੁਖੁ ਪਾਇ ਸਭੈ ਮਿਲਿ ਡੇਰਨ ਆਏ। ੨੩੫੪। 


ਦੌਹਾਰਾ 
ਜਬੈ ਆਪਨੇ ਗ੍ਰਹਿ ਬਿਖੈ ਆਏ ਭੂਪ ਪੂਬੀਨ। 
ਜਗ੍ਯ _ਕਾਜ ਬੋਲੇ ਜਿਤੇ ਸਭੈ _ਬਿਦਾ ਕਰਿ _ਦੀਨ। _੨੩੫੫। 
ਨਾਵਲਾਂ 
ਕਾਨ੍ਹ ਰਹੇ ਬਹੁ ਦਿਵਸ ਤਹਾ ਸੁ _ਬਧੂ ਅਪਨੀ ਸਭ ਹੀ ਸੰਗ ਲੈ ਕੈ। 
ਕੰਚਨ ਦੇਹ ਦਿਪੈ ਜਿਨ ਕੀ ਤਿਨ ਮੈਨ ਰਹੇ ਪਿਖਿ ਲਜਤ ੍ਹੈ ਕੈ। 
ਭੂਖਨ ਅੰਗ ਸਜੇ ਅਪਨੇ ਸਭ ਆਵਤ ਭੀ ਦੂਪਤੀ ਸਿਰਿ ਨਿਐ ਕੈ। 
ਕੈਸੇ ਬਿਵਾਹਿਓ ਹੈ ਸ੍ਯਾਮ ਤੁਮੈ ਸਭ ਮੋਹ ਕਹੋ _ਤੁਮੈ ਆਨੰਦ ਕੈ ਕੈ। ੨੩੫੬। 


ਦੰਹਰਾ 
ਜਬ _ਤਿਨ ਕਉ ਯੌ ਦ੍ਰੋਪਤੀ ਪੂਛਿਯੋ ਪ੍ਰੇਮ ਬਢਾਇ। 


ਅਪਨੀ ਅਪਨੀ ਤਿਹ ਬ੍ਰਿਥਾ ਸਭ ਹੂ _ਕਹੀ ਸੁਨਾਇ। ੨੩੫੭। 


ਹਾਵੀਲ” 
ਜਗਿ _ਨਿਹਾਰਿ _ਜੁਧਿਸਟਰ ਕੋ ਮਨ ਭੀਤਰ ਕਉਰਨ ਕੋਪ _ਬਸਾਯੋ। 
ਪੰਡੂ ਕੈ ਪੁਤ੍ਰਨ ਜਗ ਕੀਯੋ ਤਿਹ ਤੇ ਇਨ ਕੋ ਜਗ ਮੈ ਜਸੁ ਛਾਯੋ। 
ਐਸੋ _ਨ ਲੋਕ ਬਿਖੈ ਹਮਰੋਂ ਜਸੁ ਹੋਤ ਭਯੋ ਕਹਿ ਸ੍ਯਾਮ ਸੁਨਾਯੋ। 
ਭੀਖਮ ਤੇ ਸੁਤ ਸੂਰਜ ਤੇ ਸੁ ਨਹੀ ਹਮ ਤੇ ਐਸੋ ਜਗ ਹ੍ਹੈ ਆਯੋ। ੨੩੫੮। 


/ਇਤ ਤੀ ਦਸਮ #ਨੈਕੱਧ ਘਰਾਣੇ ਲਾੰਝਤੂ ਨਾਟਕ ਯੁੱਲੇਂ_/ਸ਼ਨਾਵਤਾਨੇ ਰਾਜਾ _ਲਨਿਸ਼ਟਰਾ 
ਰਾਜ ਨਾਇ ਲਗਾ _ਨੰਮਰਨ/ 
ਜੁਧਿਸਟਰ ਕੋ ਸਭਾ ਬਨਾਇ ਕਥਨੰ” 
ਹਾਵੀਯ” 
ਮੈ ਇਕ ਦੈਤ ਹੁਤੋ ਤਿਨ ਆਇ ਕੈ ਸੁੰਦਰ ਏਕ ਸਭਾ ਸੁ ਬਨਾਈ। 
ਲਜਤ ਹੋਇ ਰਹੇ ਅਮਰਾਵਤਿ ਐਸੀ _ਪੂਭਾ ਇਹ ਭੂਮਹਿ ਆਈ। 
ਬੈਠਿ ਬਿਰਾਜਤ ਭੂਪ ਤਹਾ ਜਦੁਬੀਰ ਲੀਏ ਸੰਗ ਚਾਰੋ ਈ ਭਾਈ। 
ਸ੍ਯਾਮ _ਭਨੈ ਤਿਹ ਆਭਹਿ ਕੀ ਉਪਮਾ ਮੁਖ ਤੇ `ਬਰਨੀ ਨਹੀ ਜਾਈ। ੨੩੫੯। 


ਨੀਰ ਢਰੇ ਕਹੂ ਚਾਦਰ ਛਤਨ ਛੂਟਤ ਹੈ ਕਹੂ ਠਉਰ ਫੁਹਾਰੇ। 
ਮਲ ਭਿਰੈ ਕਹੂ ਮਤ ਕਰੀ ਕਹੂ ਨਾਚਤ ਬੇਸਯਨ ਕੇ ਸੁ _ਅਖਾਰੇ। 


੧. ਕਈ ਪੁਰਾਤਨ ਬੀੜਾਂ ਵਿਚ _ਇਹ _ਉਕਤੀ ਛੰਦ ੨੩੫੭ ਤੋਂ ਬਾਦ _ਲਿਖੀ ਹੈ 


ਕਿਰਿਸਨਾਵਤਾਰ ੭੫੧ 


ਦੇ ਕੇ ਰਜਾ ਦਿੱਤਾ ਹੈ। (ਉਨ੍ਹਾਂ ਦੇ) ਪੁੱਤਰਾਂ ਤਕ ਅਤੇ _ਪੋਤਰਿਆਂ ਤਕ _ਅਤੇ ਉਨ੍ਹਾਂ ਦੇ 
ਘਰ ਦੇ ਹੋਰ ਲੋਕ (ਫਿਰ) ਕਿਸੇ ਪਾਸੋਂ ਮੰਗਣ ਲਈ ਨਹੀਂ _ਗਏ। _ਯੌਂਗ ਨੂੰ ਸੰਪੂਰਨ ਕਰਾ 
ਕੇ ਅਤੇ ਸੁਖ ਪੂਰਵਕ _ਸਾਰੇ _ਮਿਲ _ਕੇ _(ਆਪਣਿਆਂ) ਡੇਰਿਆਂ ਵਿਚ ਆ ਗਏ।੨੩੫੪। 
ਦੰਹਰਾ 

ਜਦ ਪ੍ਰਵੀਨ ਰਾਜਾ _(ਯੁਧਿਸ਼ਨਰ) ਆਪਣੇ _ਘਰ ਨੂੰ ਆਇਆ, ਤਾਂ _ਯੌਂਗ _ਦੇ ਕਾਰਜ 
ਲਈ _ ਜਿਤਨੇ _ਵੀ _ ਬੁਲਾਏ ਹੋਏ _ਸਨ (ਉਨ੍ਹਾਂ ਨੂੰ) _ਵਿਦਾ ਕਰ _ਦਿੱਤਾ।੨੩੫੫। 
੭ਾਵੀੰਯ੍ਾ 
ਰਹੇ। ਜਿਨ੍ਹਾਂ ਦੀ ਸੋਨੇ _ਵਰਗੀ ਦੇਹ ਚਮਕਦੀ ਹੈ ਅਤੇ ਉਨ੍ਹਾਂ ਨੂੰ _ਕਾਮਦੇਵ ਵੀ ਵੇਖ ਕੇ 
ਲਜਿਤ ਹੁੰਦਾ ਹੈ। ਜਿਸ ਨੇ ਆਪਣੇ ਸਾਰੇ ਅੰਗਾਂ ਉਤੇ ਜ਼ੇਵਰ ਸਜਾਏ ਹੋਏ ਹਨ, ਉਹ ਦ੍ਰੋਪਤੀ 
ਸਿਰ ਨਿਵਾ ਕੇ (ਉਥੇ) ਆ ਗਈ ਹੈ। (ਅਤੇ ਸਭ ਨੂੰ ਪੁਛਦੀ ਹੈ) ਤੁਹਾਨੂੰ ਕ੍ਰਿਸ਼ਨ ਨੇ ਕਿਸ 
ਤਰ੍ਹਾਂ ਵਿਆਹਿਆ _ਹੈ। _ ਤੁਸੀਂ ਮੈਨੂੰ ਆਨੰਦ ਪੂਰਵਕ _ (ਸਾਰਾ _ ਬ੍ਰਿੰਤਾਂਤ) _ਦਸੋ।੨੩੫੬। 
ਦੰਹਰਾ 

ਜਦ ਦ੍ਰੋਪਦੀ ਨੇ ਪ੍ਰੇਮ ਵਧਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਪੁਛਿਆ ਤਾਂ ਉਨ੍ਹਾਂ ਨੇ ਆਪਣੀ 
ਆਪਣੀ _ ਬਿਰਥਾ _ਕਹਿ _ਕੇ ਸੁਣਾ ਦਿੱਤੀ।੨੩੫੭। 
੭ਾਵੀੰਯਾ 

ਯੁਧਿਸ਼ਠਰ ਦਾ ਯੋਗ ਵੇਖ ਕੇ ਕੌਰਵਾਂ ਨੇ ਮਨ ਵਿਚ ਕ੍ਰੋਧ ਨੂੰ ਵਸਾ 
ਸਾਰੇ ਕਹਿੰਦੇ ਸਨ--) ਪੰਡੁ _(ਰਾਜੇ) ਦੇ ਪੁੱਤਰਾਂ ਨੇ _ਯੌਗ ਕੀਤਾ ਹੈ ਜਿਸ ਕਰ ਕੇ ਉਨ੍ਹਾਂ 
ਦਾ ਜਗਤ _ਵਿਚ _ਯਸ਼ ਪਸਰ ਗਿਆ ਹੈ। ਇਸ ਤਰ੍ਹਾਂ ਦਾ ਯਸ਼ ਲੋਕ (ਭਾਵ ਜਗਤ) _ਵਿਚ 
ਸਾਡਾ ਨਹੀਂ ਹੋਇਆ। (ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ ਕਿ ਨ ਭੀਸ਼ਮ ਕੋਲੋਂ, 
ਨ ਸੂਰਜ ਦੇ ਪੁੱਤਰ (ਕਰਨ) ਪਾਸੋਂ _ਅਤੇ _ਨ ਹੀ ਸਾਡੇ _ਕੋਲੋਂ ਅਜਿਹਾ ਯੋਗ _ਹੋਇਆ 
ਹੰ।੨੩੫੮। 


ਨਾਲ ਲੈ ਕੇ ਰਾਜਾ ਯੁਧਿਸ਼ਠਰ ਉਥੇ 
ਰਿਹਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਉਸ ਦੀ ਆਭਾ (ਭਾਵ ਸੁੰਦਰਤਾ) 
ਉਪਮਾ _ਮੂੰਹ _ਤੋਂ _ਵਰਣਨ ਨਹੀਂ ਕੀਤੀ _ਜਾ _ ਸਕਦੀ।੨੩੫੯। 
ਕਿਤੇ ਚਾਦਰ (ਵਰਗੀਆਂ) ਛੱਤਾਂ ਵਿਚੋਂ _ਪਾਣੀ ਟਪਕ _ਰਿਹਾ ਹੈ ਅਤੇ ਕਈ 
ਤੇ ਫ਼ਵਾਰੇ ਚਲ ਰਹੇ _ਹਨ। ਕਿਧਰੇ ਪਹਿਲਵਾਨ ਘੁਲ ਰਹੇ ਹਨ ਅਤੇ ਕਿਤੇ ਮਸਤ 
(ਲੜ ਰਹੇ ਹਨ) ਅਤੇ (ਕਿਧਰੇ) _ਵੇਸਵਾਵਾਂ _ਅਖਾੜਿਆਂ _ਵਿਚ _ਨਚ ਰਹੀਆਂ _ਹਨ। 


ਸੀ _ਦਸਮ-ਗ੍ਰੰਥ _ਸਾਹਿਬ 


ਬਾਜ ਲਰੈ ਕਹੂ ਸਾਜ ਸਜੈ ਭਟ ਛਾਜਤ ਹੈ ਅਤਿ ਡੀਲ ਡਿਲਾਰੇ। 
ਰਾਜਤ ਸ੍ਰੀ ਬ੍ਰਿਜਨਾਥ ਤਹਾ ਜਿਮ _ਤਾਰਨ ਮੈ ਸਸਿ _ਸ੍ਯਾਮ _ਉਚਾਰੇ। _੨੩੬0। 


ਜੋਤਿ ਲਸੈ ਕਹੂ _ਬਜੂਨ ਕੀ ਕਹੂ ਲਾਲ ਲਗੇ _ਛਬਿ ਮੰਦਿਰ ਪਾਵੈ। 
ਨਾਗਨ ਕੋ ਪੁਰ ਲੋਕ ਪੁਰੀ ਸੁਰ ਦੇਖਿ ਪ੍ਰਭਾ ਜਿਹ ਸੀਸ ਨਿਵਾਵੈ। 
ਰੀਝਿ ਰਹੇ ਜਿਹ ਦੇਖਿ ਚਤੁਰਮੁਖ ਹੇਰਿ ਪੂਭਾ ਸਿਵ ਸੋ _ਲਲਚਾਵੈ। 
ਭੂਮਿ ਜਹਾ ਤਹਾ ਨੀਰ ਸੋ ਲਾਗਤ ਨੀਰ ਜਹਾ ਨਹੀ _ਚੀਨਬੋ _ਆਵੈ। ੨੩੬੧। 


ਐਸੀ ਸਭਾ ਰਚਿ ਕੈ ਸੁ ਜੁਧਿਸਟਰ ਅੰਧ ਕੋ _ਬਾਲਕੁ ਬੋਲਿ ਪਠਾਯੋ। 

ਸੂਰਜ ਕੋ ਸੁਤ ਸੰਗ ਲੀਏ ਅਰੁ ਭੀਖਮ ਮਾਨ ਭਰਿਯੋ ਸੋਊ ਆਯੋ। 

ਭੂਮਿ ਜਹਾ ਹੁਤੀ ਤਾਹਿ ਲਖਿਯੋ ਜਲ ਬਾਰਿ ਹੁਤੋ ਜਹ ਭੂਮਿ ਜਨਾਯੋ। 

ਜਾਇ ਨਿਸੰਕ ਪਰਿਯੋ ਜਲ ਮੈ ਕਬਿ ਸ੍ਯਾਮ ਕਹੈ ਕਛੁ ਭੇਦ ਨ ਪਾਯੋ। ੨੩੬੨। 


ਜਾਇ ਪਰਿਯੋ ਤਬ ਹੀ ਸਰ ਮੈ ਤਨ ਬਸਤ੍ਰ ਧਰੇ ਪੁਨਿ ਬੂਡ ਗਯੋ ਹੈ। 
ਬੂਡਤ ਜੋ ਨਿਕਸਿਯੋ ਸੋਊ ਭੂਪਤਿ ਚਿਤ ਬਿਖੈ ਅਤਿ ਕੋਪ ਕਯੋ _ਹੈ। 
ਕਾਨ੍ਹ ਜੂ ਭਾਰ ਉਤਾਰਨ ਕੇ ਹਿਤ ਆਖ ਸੋ _ਭੀਮਹਿ ਭੇਦ ਦਯੋ ਹੈ। 
ਸੋ ਇਹ ਭਾਤਿ ਸੋ ਬੋਲਿ ਉਠਿਓ ਅਰੇ ਅੰਧ ਕੇ ਅੰਧ ਹੀ ਪੁਤ੍ਰ ਭਯੋ ਹੈ। ੨੩੬੩। 


ਹ 


ਯੋ_ਜਬ ਭੀਮ ਹਸਿਯੋ ਤਿਹ ਕਉ ਤੁ ਘਨੋ ਚਿਤ ਭੀਤਰ ਭੂਪ ਰਿਸਾਯੋ। 
ਮੋ ਕਹੁ ਪੰਡ ਕੇ ਪੁਤ੍ਰ ਹਸੈ ਅਬ ਹੀ ਬਧ ਯਾ ਕੋ ਕਰੋਂ ਜੀਅ ਆਯੋ। 

ਭੀਖਮ ਦ੍ਰੋਣ ਰਿਸੇ ਮਨ ਮੈ ਜੜ ਭੀਮ ਭਯੋ ਕਹ ਸ੍ਯਾਮ ਸੁਨਾਯੋ। 

ਧਾਮਿ ਗਯੋ ਅਪੁਨੇ ਫਿਰ ਕੈ ਸੁ ਸਭਾ ਇਹ ਭੀਤਰ ਫੇਰਿ ਨ ਆਯੋ। ੨੩੬੪। 


/ਇਤ ਤਾੰ ਲਾੰਝਤੂ ਨਾਟਕ ਗੁੱਲ /ਕਸਨਾਵਤਾਨੇ ਦਰਜੱਧਨ ਸ਼੍ਭਾ 
ਦੇਖ ਧਨ ਨਲ _ਧਲ/ਲ _ਆਘਤੰ/ 


ਉਤ ਕੋਪਿ ਦੁਰਜੋਧਨ ਧਾਮਿ ਗਯੋ ਇਤ ਦੈਤ ਹੁਤੋ ਇਹ ਕੋਪੁ ਬਸਾਯੋ। 
ਕਾਨ੍ਹ _ਹਤਿਯੋ _ਸਿਸੁਪਾਲ ਹੁਤੋ ਮੇਰੋ ਮਿਤ੍ਰ ਮਰਿਓ ਨ ਰਤੀ ਸੁਕਚਾਯੋ। 


ਕ੍ਰਿਸਨਾਵਤਾਰ ੭੫੩ 
ਬਾਜ਼ ਲੜ ਰਹੇ ਹਨ ਅਤੇ ਕਿਧਰੇ ਸਾਜ ਸਜਾਏ ਜਾ ਰਹੇ ਹਨ (ਅਰਥਾਤ ਸਜਾਵਟ ਹੋ 
ਰਹੀ ਹੈ) ਅਤੇ ਕਿਤੇ _ਤਕੜੀ _ਡੀਲ _ਡੌਲ ਵਾਲੇ _ਸ਼ੂਰਵੀਰ ਸੋਭਾ _ਪਾ ਰਹੇ __ਹਨ। _(ਕਵੀ) 
ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਸ਼ੋਭਾ ਪਾ ਰਹੇ _ਹਨ ਜਿਵੇਂ ਤਾਰਿਆਂ 


ਵਿਚ _ਚੰਦੂਮਾ (ਸ਼ੋਭਾ ਪਾਉਂਦਾ _ਹੈ)।੨੩੬0। 

ਕਿਤੇ ਹੀਰਿਆਂ ਦੀ ਜੋਤਿ ਪ੍ਰਕਾਸ਼ਮਾਨ ਹੈ, _ਕਿਤੇ ਲਾਲਾਂ ਨਾਲ ਜੜ੍ਹੇ ਮੰਦਿਰ (ਭਵਨ) 
ਸ਼ੋਭਾ _ਪਾ ਰਹੇ _ਹਨ। _ਨਾਗਾਂ ਦੀ _ਨਗਰੀ _ਅਤੇ ਦੇਵਤਿਆਂ _ਦੀ ਪੁਰੀ _ਜਿਸ _ਦੀ ਸੁੰਦਰਤਾ 
ਨੂੰ ਵੇਖ ਕੇ ਸਿਰ ਨੀਵਾਂ ਕਰ ਲੈਂਦੀਆਂ ਹਨ। ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈਂ 
ਅਤੇ (ਜਿਸ ਦੀ) ਪ੍ਰਭਾ ਨੂੰ ਤਕ ਕੇ ਸ਼ਿਵ ਲਲਚਾ ਰਿਹਾ ਹੈ। ਜਿਥੇ ਧਰਤੀ ਹੈ, ਉਥੇ ਜਲ 
ਪ੍ਰਤੀਤ ਹੁੰਦਾ _ਹੈ ਅਤੇ _ਜਿਥੇ _ਜਲ _ਹੈ (ਉਹ) ਪਛਾਣ _ਵਿਚ _ਨਹੀਂ _ ਆਉਂਦਾ।੨੩੬੧। 
ਯਾਨੈਸ਼ਨਰਾ ਨੇਂ _ਦੁਰਯੌਨ ਨੂੰ /ਨੈਹਾ-- 
ਮਾਵੀਲ” 

ਇਸ ਤਰ੍ਹਾਂ ਦੀ _ਸਭਾ ਬਣਵਾ ਕੇ _ਯੁਧਿਸ਼ਠਰ ਨੇ ਧ੍ਰਿਤਰਾਸ਼ਟਰ ਦੇ ਪੁੱਤਰ 
(ਦੁਰਯੋਧਨ) ਨੂੰ _ਬੁਲਵਾ _ਲਿਆ। _ਸੂਰਜ ਦੇ ਪੁੱਤਰ (ਕਰਨ) ਅਤੇ _ਭੀਸ਼ਮ ਨੂੰ ਨਾਲ ਲੈ ਕੇ 


ਉਹ ਅਭਿਮਾਨ ਦਾ ਭਰਿਆ ਹੋਇਆ ਆਇਆ। ਜਿਥੇ ਧਰਤੀ ਸੀ, ਉਥੇ (ਉਸ ਨੇ) ਜਲ 
ਸਮਝਿਆ ਅਤੇ ਜਿਥੇ ਜਲ ਸੀ, ਉਥੇ ਭੂਮੀ _ਸਮਝੀ। _ਕਵੀ ਸ਼ਿਆਮ _ਕਹਿੰਦੇ ਹਨ, _(ਉਹ) 
ਨਿਸੰਗ ਪਾਣੀ ਵਿਚ ਡਿਗਿਆ (ਕਿਉਂਕਿ ਉਹ ਜਲ ਅਤੇ ਧਰਤੀ ਦੇ) ਭੇਦ ਨੂੰ ਨ ਸਮਝ 
ਸਿਆ।੨੩੬੨। 

ਜਦੋਂ _(ਦੁਰਯੋਧਨ) ਜਾ ਕੇ ਸਰੋਵਰ ਵਿਚ _ਡਿਗ ਪਿਆ ਅਤੇ ਫਿਰ ਬਸਤ੍ਰ _ਸਮੇਤ 
ਉਸ _ਦਾ ਸ਼ਰੀਰ (ਪਾਣੀ _ਵਿਚ) ਡੁਬ _ਗਿਆ। ਡੁਬ ਕੇ ਜਦੋਂ (ਬਾਹਰ) ਨਿਕਲਿਆ ਤਾਂ 
ਉਸ ਰਾਜੇ ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੋਇਆ ਸੀ। ਸੀ ਕ੍ਰਿਸ਼ਨ ਨੇ (ਕਿਸੇ ਪਹਿਲਾਂ 
ਚੜ੍ਹਾਈ ਹੋਈ ਵਰੀ ਦੇ) ਭਾਰ ਨੂੰ ਉਤਾਰਨ ਲਈ _ਔਖ _ਨਾਲ ਭੀਮ ਨੂੰ ਸੈਕੇਤ _ਕੀਤਾ। 


ਦੀ 
ਉਹ (ਭੀਮ) ਇਸ ਤਰ੍ਹਾਂ ਨਾਲ _ਬੋਲ _ਉਠਿਆ--ਓਏ! ਅੰਨ੍ਹੇ ਦਾ ਪੁੱਤਰ ਅੰਨ੍ਹਾ ਹੀ _ਜਮਿਆ 


ਭੀਮ ਨੇ ਉਸ ਨਾਲ ਇਸ ਤਰ੍ਹਾਂ ਦਾ ਹਾਸਾ ਕੀਤਾ, ਤਾਂ ਰਾਜਾ _(ਦੁਰਯੋਧਨ) 
ਬਹੁਤ ਕ੍ਰੋਧਵਾਨ ਹੋ ਗਿਆ। ਮੈਨੂੰ ਪੰਡੁ ਦੇ ਪੁੱਤਰ ਨੇ ਮਜ਼ਾਕ ਕੀਤਾ ਹੈ, (ਇਸ 
ਦਾ ਬਧ ਕਰਦਾ ਹਾਂ, (ਇਹ ਵਿਚਾਰ ਉਸ ਦੇ) ਮਨ ਵਿਚ ਆਇਆ। 
ਮਨ ਵਿਚ _ਕ੍ਰੋਧਿਤ ਹੋਏ, (ਪਰ) ਸ੍ਰੀ ਕ੍ਰਿਸ਼ਨ ਨੇ ਕਹਿ ਕੇ 
ਸੁਣਾਇਆ ਕਿ ਭੀਮ ਮੂਰਖ ਹੋ ਗਿਆ ਹੈ। (ਰੋਸ ਨਾਲ ਭਰਿਆ ਦੁਰਯੋਧਨ) ਆਪਣੇ _ਘਰ 
ਨੂੰ ਪਰਤ _ਗਿਆ ਅਤੇ ਇਸ _ਸਭਾ ਵਿਚ _ਫਿਰ (ਕਦੇ ਨ) _ਆਇਆ।੨੩੬੪। 

/ਟੈਲੇਂ ਸੀ _ਯਾਚਤਾ ਨਾਟਕ ਕੁੱਲ ਦੇ _ਸਨਾਵਤਾਨ ਾ _ਏਰਯੌਧਨ ਸਭਾ ਨੂੰ 
ਵਖ ਕੇ _ ਘਰ /ਨਆ” %5%॥ਟ ਦੀ _ਨਆਤੀ/ 


ਹੁਣ ਬਕਤਰ ਦੈਂਤ ਦੇ ਯੁੱਧ ਦਾ ਕਥਨ 


ਤੂੰ 
ਰਿ 
੨. 
ਕਹ 


ਉਧਰ _ਕ੍ਰਧਿਤ ਹੋ ਕੇ _ਦੁਰਯੋਧਨ ਘਰ ਗਿਆ, ਇਧਰ _ਇਕ ਦੈਂਤ ਸੀ, ਉਸ ਨੂੰ 
ਕੋੋਧ ਆ ਗਿਆ। (ਉਸ ਨੇ ਸੋਚਿਆ) ਮੇਰੇ ਮਿਤਰ ਸ਼ਿਸ਼ੁਪਾਲ ਸ੍ਰੀ ਨੇ 
ਹੈ। (ਉਸ ਨੂੰ) ਮਾਰਦੇ ਹੋਇਆਂ (ਕ੍ਰਿਸ਼ਨ) ਜ਼ਰਾ ਜਿੰਨਾ ਵੀ ਨਹੀਂ ਡਰਿਆ। ਉਸ ਦੇ ਮਨ 


ਸੀ _ਦਸਮ-ਗ੍ਰੰਥ _ਸਾਹਿਬ 


ਲੈ ਸਿਵ ਤੇ ਬਰ ਹਉ ਇਹ ਕੋ ਬਧੁ ਜਾਇ ਕਰੋਂ ਜੀਅ ਭੀਤਰ ਆਯੋ। 


ਧਾਇ ਕਿਦਾਰ ਕੀ ਓਰਿ ਚਲਿਓ ਕਬਿ ਸ੍ਯਾਮ ਇਹੈ ਚਿਤ ਮੈ ਠਹਰਾਯੋ। ੨੩੬੫। 


ਬਦੀ ਕਿਦਾਰ ਕੇ ਭੀਤਰ ਜਾਇ ਕੈ ਸੇਵ ਕਰੀ ਮਹਾਰੁਦੂ _ਰਿਝਾਯੋ। 
ਲੈ ਕੈ ਬਿਵਾਨ ਚਲਿਓ ਉਤ ਤੇ ਜਬ ਹੀ ਹਰਿ ਕੇ ਬਧੁ ਕੋ ਬਰੁ ਪਾਯੋ। 
ਦ੍ਰਾਰਵਤੀ ਹੂ ਕੇ ਭੀਤਰ ਆਇ ਕੈ ਕਾਨ੍ਹ ਕੇ ਪੁਤ੍ਰ ਸੋ ਜੁਧੁ ਮਚਾਯੋ। 


ਸੋ ਸੁਨਿ ਸ੍ਯਾਮ ਬਿਦਾ ਲੈ ਕੈ ਭੂਪ ਤੇ ਸ੍ਯਾਮ ਭਨੈ ਤਿਹ ਠਉਰ _ਸਿਧਾਯੋ। ੨੩੬੬। 


ਦ੍ਰਾਰਵਤੀ ਹੂ ਕੇ ਬੀਚ ਜਬੈ ਹਰਿ ਜੂ ਗਯੋ ਤਉ ਸੋਊ ਸਤ ਨਿਹਾਰਿਯੋ। 
ਸ੍ਯਾਮ ਭਨੈ ਤਬ ਹੀ ਤਿਹ ਕਉ ਲਰੁ ਰੇ ਹਮ ਸੋ ਬ੍ਰਿਜਨਾਥ ਉਚਾਰਿਯੋ। 
ਯੌ ਸੁਨਿ ਵਾ ਬਤੀਯਾ ਹਰਿ ਕੋ _ਕਸਿ ਕਾਨ ਪੁਮਾਨ ਲਉ ਬਾਨ ਪੁਹਾਰਿਯੋ। 


ਮਾਨੋ _ਤਚੀ ਅਤਿ _ਪਾਵਕ ਊਪਰ ਕਾਹੂ ਬੁਝਾਇਬੇ ਕੋ _ਪ੍ਰਿਤ ਡਾਰਿਯੋ। ੨੩੬੭। 


ਮਾਰਤ ਭਯੋ _ਅਰਿ _ਬਾਨ ਜਬੈ ਹਰਿ ਸ੍ਯੰਦਨ ਵਾਹੀ ਕੀ _ਓਰਿ ਧਵਾਯੋ। 
ਆਵਤ ਭਯੋ ਉਤ ਤੇ ਅਰਿ ਸੋ ਇਤ ਤੇ ਏਊ ਗੇ ਮਿਲਿ ਕੈ ਰਨ ਪਾਯੋ। 
ਸ੍ਯੰਦਨ ਹੂ ਬਲਿ ਕੈ ਸੈਗਿ ਸ੍ਯੈਦਨ ਢਾਹਿ ਦਯੋ ਕਬਿ ਯੌ ਜਸੁ _ਗਾਯੋ। 
ਜਿਉ ਸਹਬਾਜ ਮਨੋ _ਚਕਵਾ ਸੰਗ ਏਕ _ਧਕਾ_ਹੂ ਕੇ ਮਾਰਿ ਗਿਰਾਯੋ। ੨੩੬੮। 


ਰਥ ਤੋਰ ਕੈ ਸਤ੍ਹ ਕੀ ਨੰਦਗ ਸੋ ਕਬਿ ਸ੍ਯਾਮ ਕਹੈ ਕਟਿ ਗ੍ਰੀਵ ਗਿਰਾਈ। 
ਅਉਰ ਜਿਤੀ ਤਿਹ ਕੇ ਸੰਗ ਸੈਨ ਹੁਤੀ ਸੁ ਭਲੇ ਜਮ ਲੋਕਿ ਪਠਾਈ। 

ਰੋਸ ਭਰਿਯੋ ਹਰਿ ਠਾਢੋ ਰਹਿਯੋ ਰਨਿ ਸੋ ਉਪਮਾ ਕਬਿ ਸਯਾਮ ਸੁਨਾਈ। 

ਸੀ ਬ੍ਰਿਜਨਾਇਕ ਚਉਦਹੂ ਲੋਕ ਮੈ _ਪਾਵਤ ਭਯੋ _ਬਡੀ ਯੌ_ਸੁ ਬਡਾਈ। ੨੩੬੯। 


ਦੰਹਰਾ 
ਦੰਤਬਕੁ ਤਬ ਚਿਤ ਮੈ ਅਤਿ ਹੀ ਕੋਪ ਬਢਾਇ। 
ਸੀ _ਜਦੁਪਤਿ ਜਹ _ਠਾਢੋਂ ਹੋ" ਤਹ ਹੀ ਪਹੁਚਿਓ ਜਾਇ। ੨੩੭0। 

ਹਾਵੀਯਾਂ 
ਸੀ ਬ੍ਰਿਜ ਨਾਇਕ ਕਉ ਜਬ ਹੀ ਤਿਨ ਆਇ  ਆਯੋਧਨ ਬੀਚ _ਹਕਾਰਿਯੋ। 
ਹਉ ਮਰਿਹਉ ਨਹੀ ਯੌ _ਕਹਿਯੋ ਤਾਹਿ ਸੁ ਜਿਉ ਸਿਸੁਪਾਲ ਬਲੀ ਤੁਹਿ ਮਾਰਿਯੋ। 
ਐਸੇ ਸੁਨਿਯੋ ਜਬ ਸ੍ਯਾਮ ਜੂ ਬੈਨ ਤਬੈ ਹਰਿ ਜੂ ਪੁਨਿ ਬਾਨ ਸੰਭਾਰਿਯੋ। 


੮. 


ਸਤ ਕੋ ਸ੍ਯਾਮ ਭਨੈ ਰਥ ਤੇ ਫੁਨਿ ਮੂਰਛ ਕੈ ਕਰਿ ਭੂ ਪਰ ਡਾਰਿਯੋ। ੨੩੭੧। 
ਲੈ ਸੁਧਿ ਹ੍ਹੈ ਸੋਊ ਲੋਪ ਗਯੋ ਫਿਰਿ ਕੋਪ ਭਰਿਯੋ ਰਨ ਭੀਤਰ ਆਯੋ। 
ਕਾਨ੍ਹ ਕੇ ਬਾਪ ਕੋ ਕਾਨ੍ਹ ਹੀ ਕਉ ਕਟਿ ਮਾਯਾ ਕੋ ਕੈ ਇਕ ਮੂੰਡ ਦਿਖਾਯੋ। 


ਕ੍ਰਿਸਨਾਵਤਾਰ ੭੫੫ 
ਵਿਚ (ਵਿਚਾਰ) ਆਇਆ ਕਿ ਸ਼ਿਵ ਪਾਸੋਂ ਵਰ ਲੈ ਕੇ ਇਸ ਦਾ ਜਾ ਕੇ ਬਧ ਕਰ ਦਿਆਂ। 
ਕਵੀ ਸ਼ਿਆਮ _(ਕਹਿੰਦੇ ਹਨ), ਇਹ ਗੱਲ ਮਨ ਵਿਚ ਠਹਿਰਾ ਕੇ ਉਹ ਭਜ ਕੇ ਕੇਦਾਰ 
ਪਰਬਤ ਵਲ ਚਲਿਆ ਗਿਆ।੨੩੬੫। 

ਬਦਰੀ _ਕੇਦਾਰ _(ਬਦਰਿਕਾ _ਆਸ਼ੂਮ) _ਵਿਚ ਜਾ ਕੇ ਸੇਵਾ ਕੀਤੀ ਅਤੇ ਮਹਾਰੁਦੁ 
ਨੂੰ ਪ੍ਰਸੰਨ _ਕੀਤਾ। ਜਦੋਂ ਉਸ ਨੇ ਸੂਰੀ ਕ੍ਰਿਸ਼ਨ ਦਾ ਬਧ ਕਰਨ ਦਾ ਵਰ ਪ੍ਰਾਪਤ ਕਰ _ਲਿਆ 
ਤਾਂ ਉਥੋਂ ਵਿਮਾਨ ਲੈ ਕੇ ਚਲ ਪਿਆ। ਦੁਆਰਿਕਾ ਵਿਚ ਆ ਕੇ ਸ੍ਰੀ ਕ੍ਰਿਸ਼ਨ ਦੇ ਪੁੱਤਰ 


ਨਾਲ _ਯੁੱਧ _ਮਚਾਇਆ। (ਕਵੀ) ਸ਼ਿਆਮ ਕਹਿੰਦੇ ਹਨ, _ ਸ੍ਰੀ ਕ੍ਰਿਸ਼ਨ ਇਹ _ ਸੁਣ ਕੇ ਅਤੇ 
ਰਾਜਾ _(ਯੂਧਿਸ਼ਠਰ ਪਾਸੋਂ) ਵਿਦਾ ਲੈ _ਕੇ ਉਸ ਸਥਾਨ _ਵਲ 
ਤਦ 


ਦੁਆਰਿਕਾ _ਵਿਚ _ਜਦ ਕ੍ਰਿਸ਼ਨ ਜੀ ਪਹੁੰਚ _ਗਏ ਵੈਰੀ 
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਸੂਰੀ ਕ੍ਰਿਸ਼ਨ ਨੇ ਉਸ ਨੂੰ ਕਿਹਾ ਕਿ 
ਆ ਕੇ ਯੁੱਧ ਕਰ। ਉਸ ਨੇ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਤਕ ਬਾਣ 
ਚਲਾ _ਦਿੱਤਾ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਅਤਿ ਭੜਕੀ ਹੋਈ _ਔਗ _ਉਤੇ 
ਬੁਝਾਉਣ ਲਈ _ ਘਿਓ ਪਾ ਦਿੱਤਾ ਹੋਏ।੨੩੬੭। 

ਜਦੋਂ ਵੈਰੀ ਨੇ ਬਾਣ ਮਾਰਿਆ (ਤਾਂ) ਸ੍ਰੀ ਕ੍ਰਿਸ਼ਨ ਨੇ ਰਥ ਨੂੰ ਉਸ ਵਲ ਭਜਾ ਦਿੱਤਾ। 


ਉਸ ਪਾਸਿਓਂ ਵੈਰੀ ਆ ਗਿਆ ਅਤੇ ਇਧਰੋਂ `ਇਹ ਪਹੁੰਚ _ਗਏ। (ਦੋਹਾਂ `ਨੇ) ਆਪਸ ਵਿਚ 
(ਖੂਬ) ਯੁੱਧ _ਮਚਾਇਆ। (ਸਹੀ ਕ੍ਰਿਸ਼ਨ ਨੇ) ਰਥ ਨੂੰ ਜ਼ੋਰ ਨਾਲ ਟਕਰਾ ਕੇ (ਉਸ ਦੇ) ਰਥ 


ਨੂੰ ਢਾਹ ਦਿੱਤਾ। (ਕਵੀ ਨੇ ਉਸ ਦੀ) ਉਪਮਾ ਇਸ ਤਰ੍ਹਾਂ ਕੀਤੀ ਹੈ ਜਿਵੇਂ ਸ਼ਾਹਬਾਜ਼ ਇਕੋ 


ਹੀ _ਝਪਟ _ਨਾਲ _ਚਕਵੇ _ ਨੂੰ ਮਾਰ _ਸੁਟਦਾ _ਹੈ।੨੩੬੮। 


ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਦਾ ਰਥ ਤੋੜ ਕੇ, ਨੰਦਗ (ਖੜਗ) _ਨਾਲ ਉਸ 
ਦੀ ਧੌਣ ਲਾਹ _ਸੁਟੀ। _ਉਸ _ਨਾਲ ਹੋਰ ਜਿਤਨੀ ਸੈਨਾ ਸੀ, _ਉਸ ਨੂੰ ਚੰਗੀ ਤਰ੍ਹਾਂ (ਮਾਰ 
ਕੇ) ਯਮਲੋਕ ਭੇਜ ਦਿੱਤਾ। ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਯੁੱਧ-ਭੂਮੀ ਵਿਚ _ਖੜੋਤੇ _ਹਨ। 
(ਉਸ ਦ੍ਰਿਸ਼ ਦੀ) ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਈ ਹੈ। ਸ੍ਰੀ ਕ੍ਰਿਸ਼ਨ ਨੇ ਚੌਦਾਂ 
ਲੋਕਾਂ _ਵਿਚ _ਇਸ ਤਰ੍ਹਾਂ _ਬਹੁਤ _ਵਡਿਆਈ _ ਪ੍ਰਾਪਤ _ ਕੀਤੀ _ਹੈ।੨੩੬੯। 
ਦੰਹਰਾ 

ਤਦ ਦੰਤ ਬਕਤੁ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ, ਜਿਥੇ ਸ੍ਰੀ ਕ੍ਰਿਸ਼ਨ ਖੜੋਤੇ ਸਨ, 
ਉਥੇ ਆ ਪਹੁੰਚਿਆ।੨੩੭0। 
ਹਵੀਯਾਂ 

ਸੀ ਕ੍ਰਿਸ਼ਨ ਨੂੰ ਜਦੋਂ ਉਸ ਨੇ ਯੁੱਧ ਖੇਤਰ ਵਿਚ ਆ ਕੇ ਲਲਕਾਰਿਆ ਅਤੇ _ਕਿਹਾ- 
ਸੀ'। ਜਦ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਦਾ ਬੋਲ ਸੁਣਿਆ ਤਾਂ ਸ੍ਰੀ ਕ੍ਰਿਸ਼ਨ ਨੇ ਫਿਰ ਬਾਣ 
ਸੰਭਾਲ _ਲਿਆ। _(ਕਵੀ) ਸ਼ਿਆਮ _ਕਹਿੰਦੇ ਹਨ, _ਫਿਰ _ਵੈਰੀ ਨੂੰ ਰਥ _ਉਤੇ _ਮੂਰਛਿਤ ਕਰ 
ਕੇ, _ਧਰਤੀ _ ਉਤੇ _ਡਿਗਾ _ਦਿੱਤਾ।੨੩੭੧। 

ਹੋਸ਼ ਸੰਭਾਲ ਕੇ ਉਹ (ਉਥੋਂ) ਲੋਪ ਹੋ__ਗਿਆ ਅਤੇ ਕ੍ਰੋਧ ਦਾ ਭਰਿਆ ਹੋਇਆ 
ਫਿਰ ਯੁੱਧ-ਭੂਮੀ ਵਿਚ ਆ _ਗਿਆ। (ਫਿਰ) ਛਲ ਵਿਦਿਆ ਨਾਲ ਸ੍ਰੀ ਕ੍ਰਿਸ਼ਨ ਦੇ ਪਿਤਾ 
ਬਸੁਦੇਵ ਦਾ ਸਿਰ ਕਟ ਕੇ ਕ੍ਰਿਸ਼ਨ ਨੂੰ ਵਿਖਾਇਆ। ਤਦ ਸ੍ਰੀ ਕ੍ਰਿਸ਼ਨ ਨੇ ਬਹੁਤ ਕ੍ਰੋਧ ਕੀਤਾ 


7੭੫੬ 


ਸੀ _ਦਸਮ-ਗ੍ਰੰਥ _ਸਾਹਿਬ 


ਕੋਪ ਕੀਯੋ _ਘਨਿ ਸ੍ਯਾਮ ਤਬੈ ਅਰੁ ਨੈਨ ਦੁਹੂਨ ਤੇ ਨੀਰ ਬਹਾਯੋ। 
ਹਾਥ ਪੈ ਚਕ੍ਰ ਸੁਦਰਸਨ ਲੈ ਅਰਿ ਕੋ ਸਿਰ ਕਾਟਿ ਕੈ ਭੂਮਿ ਗਿਰਾਯੋ। ੨੩੭੨। 
/ਇੱਤੇ ਸੀ ਦਸਮ ਨਕ ਘਰਾਣੇ ਲਾਝਤੁ ਨਾਟਕ ਨੁੰਝੇ ਐਨਨਾਵਤਾਰੇ ਟੰਤ 
ਲਕਤੂ__ਏੰਤਾ _ਲਧਹ _/ਨ%#7ਟ _ਸੰਠੂਰਨ/ 
ਅਥ _ਬੈਦੂਰਥ ਦੈਤ ਬਧ ਕਥਨੰ” 
ਕਾਂਠਯੋਂ _ਲਾਝਾ 
ਸ਼ਾਵੰਯਾ 
ਜਾਹਿ ਸਿਵਾਦਿਕ ਬ੍ਰਹਮ _ਨਿਮਿਓ ਸੁ ਸਦਾ ਅਪਨੇ ਚਿਤ _ਬੀਚ _ਬਿਚਾਰਿਯੋ। 
ਸ੍ਯਾਮ ਭਨੈ ਤਿਹ ਕਉ ਤਬ ਹੀ ਕਬ ਹੀ ਕਿਰਪਾ ਨਿਧਿ ਰੂਪ ਦਿਖਾਰਿਯੋ। 
ਰੰਗ ਨ ਰੂਪ ਅਉ ਰਾਗ ਨ ਰੇਖ ਇਹੈ ਚਹੂੰ ਬੇਦਨ ਭੇਦ ਉਚਾਰਿਯੋ। 
ਤਾ ਧਰਿ ਮੂਰਤਿ ਜੁਧ ਬਿਖੈ ਇਹ ਸ੍ਯਾਮ ਭਨੈ ਰਨ ਬੀਚ _ਸੰਘਾਰਿਯੋ। ੨੩੭੩। 
ਦੰਹਰਾ 
ਕ੍ਰਿਸਨ ਕੋਪ ਜਬ ਸਤੁ ਦੈ ਰਨ ਮੈ ਦਏ ਖਪਾਇ। 


& 


ਤੀਸਰ ਜੋ ਜੀਵਤ _ਬਚਿਯੋ ਸੋ ਤਹ ਪਹੁਚਿਯੋ ਆਇ। ੨੩੭੪। 
ਦਾਤਨ ਸੋ ਦੋਊ ਹੋਠ ਕਟਿ ਦੋਊ ਨਚਾਵਤ _ਨੈਨ। 
ਤਬ _ਹਲਧਰ ਤਿਹ ਸੋਂ ਕਹੇ ਕਹਿਤ ਸ੍ਯਾਮ ਏ ਬੈਨ। ੨੩੭੫। 
੭ਵੀਯ” 
ਕਿਉ ਜੜ ਜੁਧ ਕਰੈ ਹਰਿ ਸਿਉ ਮਧੁ ਕੀਟਭ ਸੇ ਜਿਹ ਸਤੁ ਖਪਾਏ। 
ਰਾਵਨ ਸੇ ਹਰਿਨਾਖਸ ਸੇ ਹਰਿਨਾਛ ਹੂ ਸੇ ਜਗਿ ਜਾਨਿ ਨ ਪਾਏ। 
ਕੈਸਹਿ ਸੇ ਅਰੁ ਸੈਧਿ ਜਰਾ ਸੰਗ ਦੇਸਨ ਦੇਸਨ ਕੇ ਨ੍ਰਿਪ ਆਏ। 
ਤੈ ਰੇ ਕਹਾ ਅਰੇ ਸੋ ਛਿਨ ਮੈ ਇਹ ਸ੍ਯਾਮ ਭਨੈ ਜਮਲੋਕ ਪਠਾਏ। ੨੩੭੬। 


ਸੀ _ਬਿਜਨਾਥ ਤਬੈ ਤਿਹ ਸੋ ਕਬਿ ਸ੍ਯਾਮ ਕਹੈ ਇਹ ਭਾਤਿ ਉਚਾਰਿਯੋ। 
ਮੈ ਬਕ ਬੀਰ ਅਘਾਸੁਰ ਮਾਰਿ ਸੁ ਕੇਸਨਿ ਤੇ ਗਹਿ ਕੰਸ ਪਛਾਰਿਯੋ। 
ਤੇਈ ਛੂਹਨ ਸੰਧਿ ਜਰਾ ਹੂ ਕੀ ਮੈ ਸੁਨਿ ਸੈਨ ਸੁਧਾਰਿ ਬਿਦਾਰਿਯੋ। 


ਤੈ ਹਮਰੇ ਬਲ _ਅਗੂਜ _ਸ੍ਯਾਮ _ਕਹਿਯੋ ਘਨ ਸ੍ਯਾਮ ਤੇ ਕਉਨ _ਬਿਚਾਰਯਿੋ। ੨੩੭੭। 


ਮੋਹਿ ਡਰਾਵਤ ਹੈ ਕਹਿ ਯੋ ਮੁਹ ਕੰਸ ਕੋ ਬੀਰ ਬਕੀ ਬਕ ਮਾਰਿਯੋ। 
ਸੈਧਿ ਜਰਾ ਹੂ ਕੀ ਸੈਨ ਸਭੈ ਮੋਹਿ ਭਾਖਤ ਹੋ ਛਿਨ ਮਾਹਿ ਸੰਘਾਰਿਯੋ। 
ਮੋ ਕਉ ਕਹੈ ਬਲੁ ਤੇਰੋ ਅਰੇ ਮੇਰੇ ਪਉਰਖ ਅਗੂਜ ਕਉਨ ਬਿਚਾਰਿਯੋ। 
ਸੂਰਨ ਕੀ ਇਹ ਰੀਤਿ ਨਹੀ ਹਰਿ ਛਤ੍ਰੀ ਹੈ ਤੂ ਕਿ ਭਯੋ ਭਠਿਆਰਿਯੋ। ੨੩੭੮। 


੧. ਕਈਆਂ ਬੀੜਾਂ ਵਿਚ ਇਹ _ਉਕਤੀ _ਨਹੀਂ_ਲਿਖੀ ੨. ਕਈਆਂ ਬੀੜਾਂ ਵਿਚ ਇਹ _ਉਕਤੀ ਨਹੀਂ ਲਿਖੀ 


੩. ਮੈ 


ਕ੍ਰਿਸਨਾਵਤਾਰ 7੫੭ 
ਅਤੇ ਦੋਹਾਂ ਨੈਣਾਂ _ਤੋਂ ਹੰਝੂ _ਵਗਾਏ। _ਹੱਥ _ਵਿਚ ਸੁਦਰਸ਼ਨ ਚਕਰ ਲੈ ਕੇ ਵੈਰੀ ਦਾ ਸਿਰ 
ਕਟ ਕੇ ਧਰਤੀ ਉਤੇ _ਡਿਗਾ _ਦਿੱਤਾ।੨੩੭੨। 

/ਟਲੇਂ ਨੀ ਦਸ਼ਮ ਨਕੰਧ ੪ਰਾਣ; ਲਾਂਦਤੂ ਨਾਟਕ ਗੁੰਥ ਦੇ ਸ਼ਨਾਵਤਾਰ ਦੇ 
ਟੰਤਾ ਲਕਦ੍ਹ ਦੈਤ ਟੇ _ਲਧ ਦੇ %ਨ%ਏ' ਟੀ _ਆਪਤਨ 
ਹੁਣ ਬੈਦੂਰਥ ਦੈਂਤ ਦੇ ਬਧ ਦਾ ਕਥਨ 
ਕਵਾੰਂ ਨੈ ,ਨੈਹਾ-- 
ਹਵੀਯਾਂ 


ਜਿਸ ਨੂੰ ਬੂਹਮਾ ਅਤੇ ਸ਼ਿਵ ਆਦਿਕ ਨਮਸਕਾਰ ਕਰਦੇ ਹਨ, ਉਸ ਨੂੰ (ਜਿਨ੍ਹਾਂ ਨੇ) 
ਸਦਾ _ ਆਪਣੇ _ ਚਿਤ _ਵਿਚ _ ਵਿਚਾਰਿਆ _ਹੈ (ਅਰਥਾਤ _ਧਿਆਨ _ਵਿਚ ਲਿਆਉਂਦਾ _ਹੈ)। 
(ਕਵੀ) ਸ਼ਿਆਮ _ਕਹਿੰਦੇ ਹਨ, ਉਨ੍ਹਾਂ ਨੂੰ ਕਦੇ ਨ ਕਦੇ ਕ੍ਰਿਪਾ ਨਿਧਾਨ ਦਰਸ਼ਨ _ (ਜ਼ਰੂਰ) 
ਦਿੰਦੇ ਹਨ। (ਜਿਸ ਦਾ) ਰੂਪ, ਰੰਗ, ਰੇਖ ਅਤੇ ਰਾਗ (ਮੋਹ) ਨਹੀਂ ਹੈ, ਇਸੇ ਭੇਦ ਨੂੰ ਚੌਹਾਂ 
ਵੇਦਾਂ ਨੇ ਪ੍ਰਗਟ ਕੀਤਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, _ਓਹੀ ਇਹ _ਸਰੂਪ _ਧਾਰਨ _ਕਰ 
ਕੇ _ਰਣ-ਖੇਤਰ ਵਿਚ _ਯੁੱਧ _ਕਰ ਕੇ _(ਉਸ ਦੈਂਤ ਨੂੰ) ਮਾਰ _ਰਿਹਾ _ਹੈ।੨੩੭੩। 


(ਤਦ) ਜੋ ਤੀਜਾ _ਜੀਉਂਦਾ _ਬਚਿਆ ; _ਉਹ _ਵੀ ਆ ਪਹੁੰਚਿਆ।੨੩੭੪। 


ਮੂਰਖ! ਸ੍ਰੀ ਕ੍ਰਿਸ਼ਨ ਨਾਲ ਕਿਉਂ ਯੁੱਧ ਕਰਦਾ ਹੈਂ, ਜਿਸ ਨੇ ਮਧੁ ਅਤੇ ਕੈਟਭ 
ਨਸ਼ਟ _ਕਰ ਦਿੱਤੇ _ਹਨ। ਰਾਵਣ ਵਰਗੇ, _ਹਰਨਾਖਸ _ਜਿਹੇ, _ਹਰਨਾਛ _ਵਰਗੇ 
ਉਸ ਨੂੰ ਸਮਝ ਨਹੀਂ ਸਕੇ _ਹਨ। ਕੰਸ _ਅਤੇ _ਜਰਾਸੈਧ _ਵਰਗਿਆਂ _ਨਾਲ ਦੇਸ਼ਾਂ 
ਰਾਜੇ ਆਏ _ਸਨ। (ਕਵੀ) ਸ਼ਿਆਮ ਕਹਿੰਦੇ ਹਨ, ਹੇ ਮੂਰਖ! ਤੂੰ ਕੀ ਅੜੇਂਗਾ, 


ਉਨ੍ਹਾਂ ਨੂੰ (ਸਹੀ ਕ੍ਰਿਸ਼ਨ ਨੇ) ਛਿਣ ਭਰ ਵਿਚ _ਯਮਲੋਕ _ ਪਹੁੰਚਾ _ਦਿੱਤਾ _ਸੀ।੨੩੭੬। 
ਕਵੀ ਸ਼ਿਆਮ _ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਨੇ _ਉਸ ਨੂੰ ਇਸ ਤਰ੍ਹਾਂ ਕਿਹਾ-- 
ਮੈਂ _ਬਕਾਸੁਰ ਅਤੇ ਅਘਾਸੁਰ ਨੂੰ ਮਾਰ ਦਿੱਤਾ ਹੈ ਅਤੇ ਕੇਸਾਂ ਤੋਂ ਪਕੜ ਕੇ ਕੰਸ ਨੂੰ ਪਛਾੜ 
ਸੁਟਿਆ ਹੈ। ਸੁਣ, _ਜਰਾਸੰਧ _ਦੀ _ਤੇਈ _ਅਛੋਹਣੀ ਸੈਨਾ ਨੂੰ ਮੈਂ ਚੰਗੀ ਤਰ੍ਹਾਂ _ਨਸ਼ਟ _ਕਰ 
ਦਿੱਤਾ ਹੈ। _ਸ੍ਰੀ ਕਿਸ਼ਨ _ਨੇ _ਕਿਹਾ--ਤੂੰ _ਸਾਡੇ _ਬਲ _ਸਾਹਮਣੇ (ਅਰਥਾਤ _ਬਰਾਬਰ) _ਕਿਸ 
ਨੂੰ ਸਮਝਿਆ _ ਹੈ।੨੩੭੭। 

ਉੱਤਰ ਵਿਚ ਉਸ ਨੇ ਕਿਹਾ--ਇਸ ਤਰ੍ਹਾਂ ਕਹਿ ਕੇ ਮੈਨੂੰ ਡਰਾਉਂਦਾ ਹੈ ਕਿ ਕੰਸ 
ਦੇ ਸ਼ੂਰਵੀਰਾਂ “ਬਕੀ” ਅਤੇ “ਬਕ” ਨੂੰ ਮਾਰ ਦਿੱਤਾ ਹੈ, (ਫਿਰ) ਮੈਨੂੰ ਕਹਿੰਦਾ ਹੈਂ _ਕਿ ਜਰਾਸੰਧ 
ਛਿਣ ਭਰ ਵਿਚ ਨਸ਼ਟ ਕਰ ਦਿੱਤਾ _ਹੈ। ਓਇ (ਕ੍ਰਿਸ਼ਨ! ਤੂੰ) ਮੈਨੂੰ 
ਬਲ ਦੇ ਅਗੇ ਕੌਣ ਵਿਚਾਰਿਆ ਜਾ _ਸਕਦਾ ਹੈ। ਹੇ ਕ੍ਰਿਸ਼ਨ! ਤੂੰ 


ਆਪ ਕਰਨ)।੨੩੭੮। 


੭੫੮ 


ਸੀ _ਦਸਮ-ਗ੍ਰੰਥ _ਸਾਹਿਬ 


ਆਪਨੇ ਕੋਪ ਕੀ ਪਾਵਕ ਮੈ ਬਲ ਤੇਰੋ ਸਬੈ ਸਮ ਫੂਸ ਜਰੈ ਹੋ। 

ਸੁਉਨ ਜਿਤੋ ਤੁਹ ਅੰਗਨ ਮੈ ਸੁ ਸਭੈ ਸਮ ਨੀਰਹ ਕੀ ਆਵਟੈ ਹੋ। 
ਦੇਗਚਾ ਆਪਨੇ ਪਉਰਖ ਕੋ ਰਨ ਮੈ ਜਬ ਹੀ ਕਬਿ ਸ੍ਯਾਮ ਚੜੇ ਹੋ। 
ਤਉ ਤੇਰੋ ਅੰਗ ਕੋ ਮਾਸੁ _ਸਥੈ ਤਿਹ ਭੀਤਰ ਡਾਰ ਆਛੈ ਪਕੈ ਹੋ। ੨੩੭੯। 


ਐਸੇ ਬਿਬਾਦ ਕੈ ਆਹਵ ਮੈ ਦੋਊ ਕ੍ਰੋਧ ਭਰੇ ਅਤਿ ਜੁਧੁ ਮਚਾਯੋ। 

ਬਾਨਨ ਸਿਉ ਦਿਵ ਅਉਰ _ਦਿਵਾਕਰਿ ਧੂਰਿ ਉਠੀ ਰਥ _ਪਹੀਯਨ ਛਾਯੋ। 
ਕਉਤੁਕ _ਦੇਖੀਨ ਕਉ ਸਸਿ ਸੂਰਜ ਆਏ ਹੁਤੇ ਤਿਨ ਮੰਗਲ _ਗਾਯੋ। 

ਅੰਤ ਨ ਸ੍ਯਾਮ ਤੇ ਜੀਤ ਸਕਿਯੋ ਸੋਊ ਅੰਤਹਿ ਕੇ ਫੁਨਿ ਧਾਮਿ ਸਿਧਾਯੋ। ੨੩੮0। 


ਸ੍ਰੀ _ਬ੍ਰਿਜਨਾਥ _ਹਨਿਯੋ ਅਰਿਕੋ ਕਬਿ ਸਯਾਮ _ਕਹੈ ਕਰਿ _ਗਾਢ _ਅਯੋਧਨ। 
ਹ੍ਰੈ ਕੈ ਕੁਰੂਪ ਪਰਿਯੋ ਧਰਿ ਜੁਧ ਕੀ ਤਉਨ ਸਮੈ ਬਯਦੂਰਥ ਕੋ ਤਨ। 
ਸੁਉਨਤ ਸੰਗ _ਭਰਿਯੋ _ਪਰਿਯੋ ਦੇਖਿ ਦਯਾ ਉਪਜੀ _ਕਰੁਨਾਨਿਧਿ ਕੇ _ਮਨਿ। 
ਛੋਰਿ ਸਰਾਸਨ ਟੇਰ ਕਹਿਯੋ ਦਿਨ ਆਜੁ ਕੇ ਤੈ ਕਰਿਹੋਂ ਨ ਕਬੈ ਰਨ। ੨੩੮੧। 


/ਇੰਤ ਸੰ ਦਸ਼ਮ #ਨੈਕੰਨ ਘਰਾਣੇ ਯਾਝਤ੍ੂਹ _ਨਾਟਕਾ ਕੁੱਲ _,੍ਰੋਲਨਾਵਤਾਨੇ _ਲਯਦੁਰਲਾ 
ਦੌਤਾ ਲਧਹ _/ਨਆ/ਏ _ਸਆਤਨੰ/ 


ਬਲਿਭਦੂ ਜੂ ਤੀਰਥ _ਗਵਨ ਕਥਨੰ 
ਚੱਪਣ? 
ਤੀਰਥ ਕਰਨ _ਬਲਿਭਦੂ _ਸਿਧਾਯੋ। _ਨੈਮਖ੍ਹਰਨ ਭੀਤਰ ਆਯੋ। 
ਆਇ ਤਹਾ ਨਾਵਨ ਇਨ ਕਯੋ। ਚਿਤ ਕੋ ਸੋਕ ਦੂਰ ਕਰਿ ਦਯੋ। ੨੩੮੨। 


ਤੱਮਾਰ 
ਰੋਮ ਹਰਖ ਨ ਥੋ ਤਹਾ ਸੋਊ ਆਯੋ ਤਹ ਦਉਰਿ। 
ਹਲੀ ਮਦਰਾ ਪੀਤ ਥੋ ਕਬਿ _ਸ੍ਯਾਮ ਤਾਹੀ ਠਾਉਰਿ। 
ਸੋਊ ਆਇ ਠਾਢ ਭਯੋ ਤਹਾ ਜੜ _ਯਾਹਿ ਸਿਰ ਨ ਨਿਵਾਇ ਕੈ। 
ਬਲਿਭਦੂ _ਕੁਪਿਯੋ ਕਮਾਨ ਕਰਿ ਲੈ ਮਾਰਿਯੋ ਤਿਹ ਧਾਇ ਕੈ। ੨੩੮੩। 


ਚੱਪਣਾ/ 
ਉਠਿ ਠਾਢੇ ਤਬ ਭਏ। ਆਨੰਦ ਬਿਸਰ ਚਿਤ ਕੇ ਗਏ। 


ਸਭ ਰਿਖਿ ਉਂ 
ਇਕ ਰਿਖਿ ਥੋ ਤਿਨਿ ਐਸ ਉਚਾਰਿਯੋ। ਬੁਰਾ ਕੀਓ ਹਲਧਰਿ ਦਿਜ ਮਾਰਿਯੋ। ੨੩੮੪। 


ਕ੍ਰਿਸਨਾਵਤਾਰ 7੭੫੯ 


ਮੈਂ ਆਪਣੇ ਕ੍ਰੋਧ ਦੀ ਅਗਨੀ ਵਿਚ ਤੇਰੇ ਸਾਰੇ _ਬਲ ਨੂੰ ਫੂਸ ਵਾਂਗ ਸਾੜ _ਦਿਆੰਗਾ। 


ਤੇਰੇ ਅੰਗਾਂ _ਵਿਚ ਜਿਤਨਾ _ਵੀ ਲਹੂ ਹੈ; ਉਸ ਨੂੰ ਪਾਣੀ ਵਾਂਗ _ਉਬਾਲ _ਦਿਆੰਗਾ। _ਕਵੀ 
ਸ਼ਿਆਮ _ਕਹਿੰਦੇ ਹਨ _ਕਿ _ਜਦੋਂ ਮੈਂ ਆਪਣੀ _ਸ਼ੂਰਵੀਰਤਾ _ਦਾ _ਦੇਗਚਾ _ਰਣ-ਭੂਮੀ _ਵਿਚ 
ਨਾਲ 


ਪਕਾਵਾਂਗਾ।੨੩੭੯। 


ਇਸ ਤਰ੍ਹਾਂ ਦਾ ਵਿਵਾਦ ਕਰ ਕੇ ਦੋਹਾਂ ਨੇ ਰਣ-ਭੂਮੀ ਵਿਚ ਕ੍ਰੋਧ ਨਾਲ ਭਰ ਕੇ 
ਯੁੱਧ ਮਚਾਇਆ ਹੈ। _ਬਾਣਾਂ ਨਾਲ ਸੂਰਜ (ਢਕ _ਗਿਆ ਹੈ) ਅਤੇ _ਰਥਾਂ ਦੇ _ਪਹੀਆਂ _ਨਾਲ 


ਉਠੀ ਧੂੜ _ਆਕਾਸ਼ ਵਿਚ ਛਾ ਗਈ ਹੈ। ਇਸ ਕੌਤਕ ਨੂੰ ਵੇਖਣ ਲਈ ਸੂਰਜ ਅਤੇ ਚੰਦੂਮਾ 
ਆਏ ਹੋਏ ਹਨ ਅਤੇ ਉਨ੍ਹਾਂ ਨੇ _ਮੰਗਲਮਈ _ਗੀਤ _ਗਾਏ _ਹਨ। _ਅੰਤ _ਵਿਚ _ਸ੍ਹੀ ਕ੍ਰਿਸ਼ਨ 
ਤੋਂ ਉਹ _ਜਿਤ ਨ ਸਕਿਆ ਅਤੇ ਫਿਰ _ਯਮਲੋਕ _ ਨੂੰ ਚਲਾ __ਗਿਆ।੨੩੮0। 

ਕਵੀ ਸ਼ਿਆਮ _ਕਹਿੰਦੇ ਹਨ, ਸੀ ਕ੍ਰਿਸ਼ਨ ਨੇ ਬਹੁਤ _ਤਕੜਾ ਯੁੱਧ _ਕਰ _ਕੇ ਵੈਰੀ 
ਨੂੰ ਮਾਰ _ਦਿੱਤਾ। _ਉਸ _ਵੇਲੇ _ਬਯਦੂਰਥ _(ਵਿਦੂਰਥ) _ਦਾ _ਸ਼ਰੀਰ _ਕੁਰੂਪ _ਹੋ__ਕੇ _ਯੁੱਧ-ਪੂਮੀ 
ਵਿਚ ਡਿਗ _ਪਿਆ। (ਜਦੋਂ) ਸ੍ਰੀ ਕ੍ਰਿਸ਼ਨ ਨੇ ਲਹੂ _ਨਾਲ ਲਿਬੜਿਆ ਹੋਇਆ ਸ਼ਰੀਰ ਵੇਖਿਆ 
ਤਾਂ (ਉਨ੍ਹਾਂ ਦੇ) ਮਨ ਵਿਚ ਦਇਆ (ਦੀ ਭਾਵਨਾ) ਪੈਦਾ ਹੋ ਗਈ। _(ਫਿਰ) _ਧਨੁਸ਼ _ਬਾਣ 


ਛਡ ਕੇ ਉੱਚੀ ਆਵਾਜ਼ ਵਿਚ ਕਿਹਾ ਕਿ ਅਜ ਦੇ ਦਿਨ ਤੋਂ ਬਾਦ ਕਦੇ ਬੁੱਧ ਨਹੀਂ 
ਕਰਾਂਗਾ।੨੩੮੧। 
/ਟਥੋ ਨੂ ਦਸ਼ਮ” ਨਕੰਨ _ਘਰਾਣ ਆਾਝੇਤ੍ ਨਾਟਕ ਦੇ ਮ੍ਰੀ਼ਨਾਵਤਾਰਾ ਦੇ ਲਯਦੂਰਥਾ 
ਦੈਂਤ ਦੇ ਲਹ ਦੇ ੧ੁਸ਼ੰਨ ਦੀ ਆਆਘਤੀ/ 
ਬਲਿਭਦੂ ਜੀ ਦੇ ਤੀਰਥ ਜਾਣ ਦੇ ਪੁਸੰਗ ਦਾ ਕਥਨ 
ਚੱਪਣ/ 
ਬਲਰਾਮ _ਤੀਰਥ _(ਯਾਤ੍ਹਾ) ਕਰਨ _ਲਈ _ਚਲ _ਪਿਆ ਅਤੇ ਨੇਮਖ੍ਹਾਰਨ _(ਨੈਮਿਸ਼ਾਰਣਯ 
ਤੀਰਥ) ਵਿਚ ਆ ਗਿਆ। ਉਥੇ ਆ ਕੇ ਉਸ ਨੇ ਇਸ਼ਨਾਨ ਕੀਤਾ ਅਤੇ ਚਿਤ ਦੇ ਸਾਰੇ 
ਗਮ ਦੂਰ ਕਰ _ਦਿੱਤੇ।੨੩੮੨। 
ਤਰ 
(ਰਿਸ਼ੀ) ਰੋਮਹਰਖ _(ਰੋਮਹਰਸ਼) ਉਥੇ ਨਹੀਂ _ਸੀ। _(ਬਲਰਾਮ ਦਾ ਆਇਆ ਸੁਣ ਕੇ) 
ਉਥੇ ਭਜ ਕੇ ਆ ਗਿਆ। ਕਵੀ ਸ਼ਿਆਮ (ਕਹਿੰਦੇ ਹਨ), ਉਸ ਸਥਾਨ ਉਤੇ _ਬਲਰਾਮ 
ਸ਼ਰਾਬ ਪੀ ਰਿਹਾ ਸੀ। ਉਹ ਮੂਰਖ ਉਥੇ ਆ ਕੇ ਖੜੋ ਗਿਆ ਅਤੇ ਉਸ (ਬਲਰਾਮ) ਨੂੰ 
ਸਿਰ ਨ ਨਿਵਾਇਆ। _ਬਲਰਾਮ ਨੇ ਕ੍ਰੋਧਿਤ ਹੋਕੇ ਅਤੇ ਕਮਾਨ ਨੂੰ ਹੱਥ ਵਿਚ ਲੈ ਕੇ ਉਸ 
ਨੂੰ ਤੁਰਤ ਮਾਰ _ਦਿੱਤਾ।੨੩੮੩। 
ਚੱਪਣ/ 
ਤਦ ਸਾਰੇ _ਰਿਸ਼ੀ ਉਠ ਕੇ ਖੜੋ _ਗਏ। ਸਾਰਿਆਂ ਦੇ ਚਿਤ ਦਾ ਆਨੰਦ ਖ਼ਤਮ ਹੋ 
ਗਿਆ। ਇਕ ਰਿਸ਼ੀ ਸੀ, ਉਸ ਨੇ ਇਸ ਤਰ੍ਹਾਂ ਕਿਹਾ--ਬਲਰਾਮ ਨੇ _ਬੁਰਾ _ਕੀਤਾ (ਜੋ 
ਬ੍ਰਾਹਮਣ ਨੂੰ ਮਾਰ _ਦਿੱਤਾ।੨੩੮੪। 


ਆ 


੭੬0 


ਸੀ _ਦਸਮ-ਗ੍ਰੰਥ _ਸਾਹਿਬ 


ਤਬ ਹਲਧਰ ਪੁਨਿ ਐਸ ਉਚਰਿਯੋ। ਬੈਠ ਰਹਿਓ ਕਿਉ ਨ ਹਮ ਤੇ ਡਰਿਯੋ। 
ਤਬ ਮੈ ਕ੍ਰੋਧ ਚਿਤ ਮੈ ਕੀਯੋ। ਮਾਰਿ ਕਮਾਨ ਸੈਗ ਇਹ ਦੀਯੋ। ੨੩੮੫। 
ਹਾਵੀੰਲ” 
ਛਤ੍ਰੀ ਕੋ ਪੂਤ ਥੋ ਕੋਪ ਭਰੇ ਤਿਹ ਨਾਸ ਕਯੋ _ਬਿਨਤੀ ਸੁਨਿ ਲੀਜੈ। 
ਠਾਢ ਭਏ ਉਠ ਕੈ ਰਿਖਿ ਸੋ ਜੜ ਬੈਠਿ ਰਹਿਓ ਕਹਿਓ ਸਾਚ ਪਤੀਜੈ। 
ਬਾਤ ਵਹੈ ਕਰੀਐ ਸੰਗ ਛਤ੍ਰਨ ਜਾ ਕੇ ਕੀਏ ਜਗ ਭੀਤਰ ਜੀਜੈ। 
ਤਾਹੀ ਤੇ ਮੈ ਬਧੁ ਤਾ ਕੋ ਕੀਯੋ ਸੁ ਅਬੈ ਮੋਰੀ ਭੂਲ ਿਮਾਪਨ ਕੀਜੈ। ੨੩੮੬। 
/ਨੈਸ਼ ਲਾਲ ਹਨ ਸੱ 
ਚੱਪਣ/ 
ਮਿਲਿ ਸਭ _ਰਿਖਿਨ ਹਲੀ ਸੋ _ਭਾਖੀ। ਕਹੈ ਸ੍ਯਾਮ ਤਿਹ _ਦਿਜ ਕੀ _ਸਾਖੀ। 
ਇਹ ਬਾਲਕ ਥਾਪਿ "ਰੋਹ ਹਰੋ”। ਬਹੁਰੋ ਜਾਇ ਤੀਰਥ ਸਭ ਕਰੋ। ੨੩੮੭। 
ਕਾਂਡਲਂ ਲਾਜ 
ਮਾਵੰਯਾ 
ਚਾਰੋਂ ਈ ਬੇਦ ਮੁਖਾਗੂਜ ਹੋਇ ਹੈ ਤਾ ਸੁਤ ਕੋ ਬਰੁ ਐਸੋ ਦੀਯੋ। 
ਸੋਊ ਐਸੇ ਪੁਰਾਨ ਲਗਿਯੋ ਰਟਨੇ ਮਨੋ ਤਾਤ ਸੋਊ ਤਿਹ ਫੇਰਿ ਜੀਯੋ। 
ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ ਕਉ ਜਿਹ ਕੀ ਸਮ ਕਉਨ ਬੀਯੋ। 


ਸਿਰ ਨ੍ਯਾਇ ਤਿਨੈ ਸੁਖ ਪਾਇ ਕੇ ਤੀਰਥਨ ਸ੍ਯਾਮ ਸੁ _ਰਾਮਹਿ ਪੈਡ _ਲੀਯੋ। ੨੩੮੮। 


ਗੰਗਹਿ ਸਿੰਧੁ ਜਹਾ _ਮਿਲਿਯੋ ਪ੍ਰਿਥਮੈ ਬਲਿ ਭਦੂ ਤਹਾ ਚਲਿ ਨ੍ਹਾਯੋ। 
ਫੇਰਿ ਤ੍ਰਿਬੈਨੀ ਸੈ ਕੈ ਇਸਨਾਨ ਦੈ ਦਾਨੁ ਬਲੀ ਹਰਿਦੁਆਰ ਸਿਧਾਯੋ। 
ਨ੍ਹਾਇ ਤਹਾ ਪੁਨਿ ਬਦ੍ਹੀ ਕਿਦਾਰ ਗਯੋ ਅਤਿ ਹੀ ਮਨ ਮੈ ਸੁਖ ਪਾਯੋ। 


ਅਉਰ _ਗਨੋ ਕਹ ਲਉ ਜਗ ਕੇ ਸਭ ਤੀਰਥ ਕੈ ਤਿਹ ਠਉਰਹਿ ਆਸਯੋ। ੨੩੮੯। 


ਚੱਪਲਾਂ 
ਫੇਰਿ ਨੈਮਖ੍ਹਾਰਨ ਮਹਿ _ਆਯੋ। ਆਇ _ਰਿਖਿਨ ਕਉ ਮਾਥ ਨਿਵਾਯੋ। 


ਤੀਰਥ ਕਹਿਯੋ ਮੈ ਸਭ ਹੀ ਕਰੇ। ਬਿਧਿ ਪੂਰਬ ਜਿਉਂ ਤੁਮ ਉਚਰੇ। ੨੩੯॥0। 


ਅਬ ਆਇਸ ਜੋ ਹੋਇ ਸੁ ਕਰੋ। ਹੇ ਰਿਖਿ ਤੁਮਰੇ ਪਾਇਨ ਪਰੋ। 


ਅਬ ਆਇਸ ਜੋ ਹੋਇ ਸੁ ਕੀਜੈ। ਹੇ ਰਿਖਿ ਬਾਤਹਿ ਸਤਿ ਪਤੀਜੈ। ੨੩੯੧। 


ਕ੍ਰਿਸਨਾਵਤਾਰ ੭੬੧ 


ਤਦ ਫਿਰ _ਬਲਰਾਮ ਨੇ _ਇਸ ਤਰ੍ਹਾਂ _ਕਿਹਾ--(ਉਹ) ਬੈਠਾ ਰਿਹਾ, ਮੇਰੇ ਕੋਲੋਂ ਕਿਉਂ 
ਨ _ਡਰਿਆ। ਤਦ ਮੈਂ ਮਨ ਵਿਚ ਕ੍ਰੋਧ ਕੀਤਾ ਅਤੇ ਉਸ ਨੂੰ 
ਦਿੱਤਾ।੨੩੮੫। 


ਦੀ ਸਾਖੀ ਕਹਿੰਦੇ ਹਨ। ਇਸ ਦੇ ਬਾਲਕ ਨੂੰ (ਪਿਉ ਦੇ ਸਥਾਨ ਉਤੇ) ਸਥਾਪਿਤ _ਕਰ 


ਕੇ ਕ੍ਰੋਧ ਨੂੰ ਤਿਆਗ _ਦਿਓ। ਫਿਰ ਜਾਕੇ ਸਾਰੇ ਤੀਰਥਾਂ _(ਦੀ  ਯਾੜ੍ਹਾ) _ ਕਰੋ।੨੩੮੭। 


ਫਿਰ ਜੀ ਪਿਆ ਹੋਵੇ। _ਸਾਰਿਆਂ ਰਿਸ਼ੀਆਂ ਦੇ ਮਨ ਨੂੰ 
ਕੋਈ ਹੋਰ (ਆਨੰਦਿਤ) ਨਹੀਂ ਹੈ। ਉਨ੍ਹਾਂ ਨੂੰ ਸਿਰ ਨਿਵਾ ਕੇ ਅਤੇ ਸੁਖ ਪ੍ਰ ਕਰ ਕੇ, 
(ਕਵੀ) ਸ਼ਿਆਮ _ (ਕਹਿੰਦੇ _ਹਨ), _ਬਲਰਾਮ _ (ਤੀਰਥਾਂ ਦੇ) ਪੈ _ਗਿਆ।੨੩੮੮। 


(ਉਹ) _ਫਿਰ _ਨੇਮਖ੍ਹਾਰਨ _(ਨੇਮਿਸ਼ਾਰਣਯ) ਵਿਚ ਆ ਗਿਆ, ਆ ਕੇ ਰਿਸ਼ੀਆਂ ਨੂੰ 
ਸਿਰ _ਨਿਵਾਇਆ। (ਉਸ ਨੇ) ਕਿਹਾ--ਮੈਂ ਸਾਰਿਆ ਤੀਰਥਾਂ _ਦੀ _ਵਿਧੀ ਪੂਰਵਕ _(ਯਾਤ੍ਹਾ) 
ਕੀਤੀ ਹੈ, ਜਿਵੇਂ ਤੁਸੀਂ _ਕਿਹਾ _ਸੀ।੨੩੯0। 


ਥਲਰਾ# ਨੇ _/ਕੈਹਾ-- 
ਚੱਪਣ/ 

ਹੁਣ ਜੋ ਆਗਿਆ ਹੋਏ, ਓਹੀ _ਕਰਾਂ। ਹੇ ਰਿਸ਼ੀਓ! ਤੁਹਾਡੇ ਪੈਰੀਂ ਪੈਂਦਾ ਹਾਂ। ਹੁਣ 
ਜੋ ਆਗਿਆ ਹੋਏਗੀ, _ਓਹੀ _ਕਰਾਂਗਾ। _ਹੇ__ਰਿਸ਼ੀਓ! ਮੇਰੀ _ਗੌਲ ਸੋਚੀ ਹੈ, _ਤਸਲੀ _ਕਰ 
ਲਵੇ ।੨੩੯੧। 


੭੬੨ 


ਸੀ _ਦਸਮ-ਗ੍ਰੰਥ _ਸਾਹਿਬ 


/ਨਾਸ _ਛਾਚਾ 
ਚੱਪਣ 
ਤਬ ਮਿਲਿ ਰਿਖਿਨ ਇਹੈ ਜੀਅ ਧਾਰੋ। ਏਕ ਸਤੁ ਹੈ ਬਡੋ _ਹਮਾਰੋ। 
ਬਲਲ ਨਾਮ _ਹਲਧਰ ਤਿਹ ਮਾਰੋ। ਮਾਨੋ ਤਿਹ ਧੈ ਕਾਲ ਪਚਾਰੋ। ੨੩੯੨। 


ਹਲੀ ਕਾਲ਼ਾ 
ਦੰਹਰਾ 
ਕਹਾ ਠਉਰ ਤਿਹ ਸਤ ਕੀ ਕਹੋ ਰਿਖਿਨ ਕੇ ਰਾਜ। 
ਮੋਹਿ ਬਤਾਵੈ ਜਾਹਿ ਕਉ ਤਾਹਿ ਹਨੋ ਅਉ ਆਜੁ। ੨੩੯੩। 
ਚੱਪਣਾ 
ਤਬ ਇਕ ਰਿਖ ਨੈ ਜਾਇ ਬਤਾਯੋ। ਤਹਾ ਠਉਰ ਹੋ. ਸਤ _ਬਨਾਯੋ। 
ਜਬ _ਹਲਧਰਿ ਸੋ ਸਤਰ _ਨਿਹਾਰਿਯੋ। ਹਮ ਸੈਗਿ ਲਰੁ ਇਹ ਭਾਤਿ ਪਚਾਰਿਯੋ। ੨੩੯੪। 


ਸੁਨਤ ਬਚਨ _ਤਬ ਸਤ _ਰਿਸਾਯੋ। ਹਾਥ _ਗਾਗਨੋ ਯਾ _ਪਰਿ ਆਯੋ। 
ਹਲਧਰਿ ਸੈਗਿ ਜੁਧ ਤਿਹ _ਕੀਓ। ਜਿਹ ਸਮ ਠਉਰ ਬੀਰ ਨਹੀ ਬੀਓ। ੨੩੯੫। 


ਬਹੁਤ ਜੁਧ ਤਿਹ ਠਾ ਦੁਹੂ ਧਾਰੋਂ। ਦੁਹੂੰ ਸੂਰ ਤੇ ਏਕ ਨ ਹਾਰੋਂ। 
ਜਉ ਥਕਿ ਜਾਹਿ ਬੈਠ ਤਹ ਰਹੈ। ਮੁਛਿਤ ਹੋਹਿ ਜੁਧੁ ਫਿਰ ਚਹੈ। ੨੩੯੬। 


ਫਿਰਿ ਦੋਊ ਗਾਜਿ ਗਾਜਿ ਰਨ ਪਾਰੈ। ਆਪਸ ਬੀਚ ਗਦਾ ਬਹੁ _ਮਾਰੈ। 
ਠਾਢ ਰਹੈ ਥਿਰੁ ਪੈਗ ਨ ਟਰੈ। ਮਾਨਹੁ ਰਿਸਿ ਪਰਬਤ ਦੋਊ ਲਰੈ। ੨੩੯੭। 


ਦੋਊ ਭਟ ਅਭੂਨ ਜਿਉਂ ਗਾਜੈ। ਬਚਨ ਸੁਨਤ ਜਿਨ ਕੇ ਜਮ ਲਾਜੈ। 
ਅਤਿ ਹੀ ਬੀਰ ਰਿਸਹਿ ਮੈ ਭਰੈ। ਦੋਊ ਬੀਰ ਕ੍ਰੋਧ ਸੋ ਲਰੈ। ੨੩੯੮। 


ਜਿਨ _ਕਉਤੁਕ ਦੇਖਨ ਸੁਰ ਆਏ। _ਭਾਤਿਨ ਭਾਤਿ ਬਿਵਾਨ ਬਨਾਏ। 
ਉਤ ਰੈਭਾਦਿਕ ਨਿਰਤਹਿ ਕਰੈ। ਇਤ ਤੇ ਬੀਰ ਭੂਮਿ ਮੈ ਲਰੈ। ੨੩੯੯। 


ਬਹੁਤ ਗਦਾ ਤਨ ਲਗੇ ਨ ਜਾਨੈ। ਮੁਖ ਤੇ ਮਾਰਹਿ ਮਾਰ ਬਖਾਨੈ। 
ਰਨ ਕੀ ਛਿਤ ਤੇ ਪੈਗੁ ਨ ਟਰੈ। ਰੀਝਿ ਰੀਝਿ ਦੋਊ ਭਟ ਲਰੈ। ੨੪00। 


ਕ੍ਰਿਸਨਾਵਤਾਰ ੭੬੩ 


/ਨੇਲ਼ੀਆਂ ਨੰ _/ਨੈਹਾ-- 
ਚੱਪਣ/ 

ਤਦ ਰਿਸ਼ੀਆਂ ਨੇ ਮਿਲ ਕੇ ਮਨ ਵਿਚ ਇਹ ਧਾਰਿਆ (ਅਤੇ _ਬਲਰਾਮ ਨੂੰ ਕਿਹਾ) 
ਸਾਡਾ ਇਕ ਵੱਡਾ ਵੈਰੀ ਹੈ। (ਉਸ ਦਾ) ਨਾਂ 'ਬਲਲ” ਹੈ। ਹੇ ਬਲਰਾਮ! ਉਸ ਨੂੰ ਮਾਰ 
ਦਿਓ। _ (ਇੰਜ ਪੂਤੀਤ _ ਹੁੰਦਾ _ਹੈ) (ਰਿਸ਼ੀਆਂ _ਨੇ) ਉਸ ਉਤੇ ਕਾਲ _ ਨੂੰ ਪ੍ਰ ਦਿੱਤਾ 
ਹੰ।੨੩੯੨। 


ਹੇ ਰਿਸ਼ੀ ਰਾਜ! ਉਸ ਵੈਰੀ ਦਾ ਸਥਾਨ ਕਿਥੇ ਹੈ? ਮੈਨੂੰ ਦਸ ਦਿਓ, ਉਥੇ ਜਾ ਕੇ 
ਉਸ ਨੂੰ ਮੈਂ ਅਜ ਮਾਰ _ਦਿਆਂਗਾ।੨੩੯੩। 
ਚੱਪਣ/ 

ਤਦ ਇਕ ਰਿਸ਼ੀ ਨੇ ਜਗ੍ਹਾ ਦਸੀ, ਜਿਥੇ ਵੈਰੀ ਨੇ (ਰਹਿਣ ਦੀ) ਥਾਂ ਬਣਾਈ ਹੋਈ 
ਸੀ। ਜਦ _ਬਲਰਾਮ ਨੇ ਉਸ ਵੈਰੀ ਨੂੰ ਵੇਖਿਆ, ਤਦ ਉਸ ਨੂੰ ਵੰਗਾਰਿਆ ਕਿ ਮੇਰੇ ਨਾਲ 
ਆ ਕੇ ਲੜ।੨੩੯੪। 

ਤਦ ਬਚਨ ਸੁਣ ਕੇ ਵੈਰੀ ਕ੍ਰੋਧਵਾਨ ਹੋਇਆ ਅਤੇ _ਹੱਥ _ਨਾਲ _ਗਾਨਾ (ਬੰਨ੍ਹ ਕੇ) 
ਉਸ _(ਬਲਰਾਮ) ਉਤੇ ਚੜ੍ਹ _ਆਇਆ। _ਉਸ ਨੇ _ਬਲਰਾਮ _ਨਾਲ ਯੁੱਧ _ਕੀਤਾ, ਜਿਸ _ਵਰਗਾ 
ਹੋਰ ਕੋਈ _ਸ਼ੂਰਵੀਰ ਨਹੀਂ __ ਸੀ।੨੩੯੫। 

ਦੋਹਾਂ ਨੇ ਉਸ ਥਾਂ ਤੇ ਬਹੁਤ ਯੁੱਧ ਕੀਤਾ (ਪਰ) ਦੋਹਾਂ ਸੂਰਮਿਆਂ ਵਿਚੋਂ ਇਕ _ਵੀ 
ਨ _ਹਾਰਿਆ। ਜਦੋਂ _ਥਕ ਜਾਂਦੇ (ਤਾਂ) ਉਥੇ ਬੈਠ ਜਾਂਦੇ ਅਤੇ ਸਾਵਧਾਨ ਹੋ. ਕੇ ਫਿਰ ਯੁੱਧ 
ਕਰਨ ਲਗ ਜਾਂਦੇ ਹਨ।੨੩੯੬। 

ਫਿਰ ਦੋਵੇਂ ਗਜ ਵਜ ਕੇ ਯੁੱਧ _ਕਰਦੇ _ਹਨ। ਆਪਸ _ਵਿਚ _ਬਹੁਤ _ਗਦਾ ਮਾਰਦੇ 
ਹਨ। (ਅਡੋਲ) _ਖੜੋਤੇ ਰਹਿੰਦੇ ਹਨ, ਪਿਛੇ _ਪੈਰ ਨਹੀਂ _ਧਰਦੇ। _(ਇੰਜ ਪ੍ਰਤੀਤ ਹੁੰਦਾ ਹੈ) 
ਮਾਨੋ ਕ੍ਰੋਧ ਪੂਰਵਕ _ਦੋ ਪਰਬਤ _ ਲੜਦੇ _ ਹੋਣ।੨੩੯੭। 

ਦੋਵੇਂ ਸੂਰਮੇ _ਬਦਲਾਂ _ਦੇ _ਸਮਾਨ _ਗਜਦੇ _ਹਨ, _ ਜਿਨ੍ਹਾਂ ਦੇ _ਬਚਨ ਸੁਣ _ਕੇ _ਯਮਰਾਜ 
ਵੀ ਲਜਾ ਜਾਂਦਾ ਹੈ। (ਦੋਵੇਂ) ਸ਼ੂਰਵੀਰ ਗੁੱਸੇ ਨਾਲ _ਬਹੁਤ _ਭਰੇ ਹੋਏ ਹਨ ਅਤੇ ਦੋਵੇਂ ਵੀਰ 


<. %. 


ਕਰੋਧਵਾਨ ਹੋ ਕੇ _ਲੜ ਰਹੇ _ਹਨ।੨੩੯੮। 

ਜਿਨ੍ਹਾਂ _ਦਾ ਕੌਤਕ _ਵੇਖਣ ਲਈ _ਦੇਵਤੇ ਆਏ _ਹਨ, ਉਨ੍ਹਾਂ (ਦੇਵਤਿਆਂ) ਨੇ ਭਾਂਤ 
ਦੇ ਵਿਮਾਨ ਬਣਾਏ _ਹੋਏ _ਹਨ। _ ਉਧਰ _ਰੰਭਾ ਆਦਿ _(ਅਪੌਛਰਾਵਾਂ) ਨਾਚ _ਕਰਦੀਆਂ 
ਅਤੇ _ਇਧਰ _ ਯੋਧੇ _ਧਰਤੀ _ਉਤੇ _ਲੜ ਰਹੇ _ਹਨ।੨੩੯੯। 
ਗਦਾ _ਦੇ _(ਪੁਹਾਰ) ਸ਼ਰੀਰ _ਉਤੇ _ਲਗਦੇ _ਹਨ _ (ਪਰ ਉਹ) ਪੁਵਾਹ 
ਤੋਂ _ਮਾਰੋ-ਮਾਰੋ _ਪੁਕਾਰਦੇ _ਹਨ। _ਰਣ-ਭੂਮੀ ਤੋਂ _`ਇਕ _ਕਦਮ _ਵੀ ਨਹੀਂ 
ਰੀਝ _ਰੀਝ _ਕੇ ਦੋਵੇਂ ਯੋਧੇ _ਲੜ ਰਹੇ _ਹਨ।੨800। 


7੬੪ 


/ਇੱਤੇ ਹੀ _ਟਸਮਆ ਕੰਨ ਘਰਾਣੇ ਲੱਚੇਤ ਨਾਟਕ ਕੁੰਲੇ ਉਸਨਾਵਤਾਨੇ _ਲਲਭਦੁ ਤਰਕ /ਇਸ਼ਨਨ ਘਨ ਦੈਤ 


ਸੀ _ਦਸਮ-ਗ੍ਰੰਥ _ਸਾਹਿਬ 


ਮਾਵੀਯ” 

ਜੁਧੁ ਭਯੋ ਬਹੁਤੋ ਤਿਹ ਠਾ ਤਬ ਮੂਸਲ ਕਉ ਮੁਸਲੀ ਜੂ ਸੰਭਾਰਿਯੋ। 

ਕੈ ਬਲ ਹਾਥਨ ਦੋਊਨ ਕੇ ਕਬਿ ਸ੍ਯਾਮ ਕਹੈ ਤਕਿ ਘਾਹਿ ਪ੍ਰਹਾਰਯੋ। 

ਸਿਰੀ ਪਿ ਦੀ ਹਸਤੀ ਇਮ ਗਿ 
ਯੌ _ਬਲਿਭਦੂ _ਹਨਿਯੋ ਤਿਹ ਕੋ ਸਭ _ਬਿਪਨ ਕੋ ਫੁਨਿ ਕਾਜ _ਸਵਾਰਿਯੋ। ੨੪0੧। 
ਪਉਰਖ ਜੋ _ਮੂਸਲੀਧਰਿ ਕੋ _ਕਹਿਓ ਨ੍ਰਿਪ ਕਉ ਸੁਕਦੇਵ ਸੁਨਾਯੋ। 

ਜਾਹਿ ਕਥਾ ਦਿਜ ਕੇ ਮੁਖ ਤੇ ਸਭ ਸੂਉਨ ਸੁਨੀ ਤਿਨ ਹੂ ਸੁਖ ਪਾਯੋ। 

ਜਾ ਕੇ ਕੀਏ ਸਸਿ ਸੂਰ ਨਿਸਾ ਦਿਵ ਤਾਹੀ ਕੀ ਬਾਤ ਸੁਨੋ ਜੀਅ ਆਯੋ। 
ਤਾਹੀ ਕੀ ਬਾਤ ਸੁਨਾਉ ਦਿਜੋਤਮ _ਬੇਦਨ ਕੈ ਜੋਊ ਭੇਦ ਨ ਪਾਯੋ। _੨੪0੨। 


ਜਾਹਿ ਖੜਾਨਨ ਸੇ _ਸਹਸਾਨਨ ਖੋਜਿ ਰਹੇ ਕਛੁ ਪਾਰ ਨ ਪਾਯੋ। 
ਸ੍ਯਾਮ _ਭਨੈ ਜਿਹ _ਕਉ ਚਤੁਰਾਨਨ _ਬੇਦਨ ਕੇ ਗੁਨ ਭੀਤਰ _ਗਾਯੋ। 
ਖੋਜ ਰਹੇ ਸਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ। 
ਤਾਹੀ ਕੀ ਬਾਤ ਸੁਨੋ ਤੁਮਰੇ ਮੁਖ ਤੇ ਸੁਕਦੇਵ ਇਹੈ ਠਹਰਾਯੋ। ੨੪0੩। 


ਬਿਪੂ ਸੁਦਾਮਾ ਹੁਤੋ ਬਿਪਤਾ ਤਿਹ ਕੀਹ 


ਸੋ ਹਉ ਸੁਨਾਵਤ ਹਉ ਤੁਹਿ ਕਉ ਸੁਨ ਲੈ ਸੋਊ ਸੁਉਨਨ ਦੇ ਨ੍ਰਿਪ ਰਾਈ। ੨੪੧੪। 


ਠਲਲ ਕੋ ਆਰਤ ਭਲ ਮਰਿਹ &ੰ_ ਆਫਤ ਭਣੇ /ਨਆ/ਟ _ਨ#੫ਤੰ/ 


ਸੁਦਾਮਾ ਬਾਰਤਾ ਕਥਨੰ 
ਹਾਵੀੰਯ” 
ਏਕੁ ਬਧੂ ਜੁਤ ਬ੍ਰਾਹਮਨ ਥੋ ਤਿਹ ਯਾ ਜਗੁ ਬੀਚ ਬਡੋ ਦੁਖੁ ਪਾਯੋ। 
ਦੁਖਿਤ ਹ੍ਹੈ ਇਕ ਦਿਵਸ ਕਹਿਯੋ ਤਿਹ ਮਿਤ੍ਰ ਹੈ ਮੋ ਪ੍ਰਭੁ ਜੋ _ਜਗ ਗਾਯੋ। 
ਤਾ ਕੀ ਤ੍ਰੀਯਾ ਕਹਿਯੋ ਜਾਹੁ ਤਹਾ ਸੁਨਿ ਮਾਨਤ ਭਯੋ ਤਿਹ ਮੂੰਡ ਮੁਡਾਯੋ। 
ਤੰਦੁਲ ਲੈ ਦਿਜ ਦਾਰਦੀ ਹਾਥਿ ਸੁ ਦੁਆਰਵਤੀ ਹੂ ਕੀ ਓਰਿ _ਸਿਧਾਯੋ। ੨੪0੫। 


ਕ੍ਰਿਸਨਾਵਤਾਰ 7੬੫ 


ਉਸ ਥਾਂ (ਜਦ) ਬਹੁਤ ਯੁੱਧ ਹੁੰਦਾ ਰਿਹਾ, ਤਦ _ਬਲਰਾਮ _ਜੀ_ ਨੇ _ਮੂਸਲ ਸੰਭਾਲ 
ਲਿਆ। ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਹੱਥਾਂ ਦੇ ਜ਼ੋਰ ਨਾਲ (ਵੈਰੀ ਉਤੇ) ਝਾੜ _ਦਿੱਤਾ। 
ਮਰ ਅਤੇ _ਯਮਲੋਕ _ਨੂੰ ਚਲਾ _ਗਿਆ। _ਇਸ 


ਦਿੱਤਾ ਅਤੇ ਬ੍ਰਾਹਮਣਾਂ ਦੇ ਕੰਮ ਸੰਵਾਰ _ਦਿੱਤੇ।੨੪0੧। 
ਬੰਭਗਮ: ਦੀ' ਰਤੀ: -ਰੰਜਾਂ (ਜਗਤ) -ਨ. ਕੋਹ ਕੇ (ਜਕਟਵੇ ਨੇ ਜਣਿਆਂ 


ਜਿਨ੍ਹਾਂ `ਨੇ ਇਸ ਕਥਾ ਨੂੰ ਬ੍ਰਾਹਮਣਾਂ ਦੇ ਮੁਖ ਤੋਂ ਕੰਨਾਂ ਨਾਲ ਸੁਣਿਆ, ਉਨ੍ਹਾਂ ਸਾਰਿਆਂ ਨੇ 
ਸੁਖ ਪ੍ਰਾਪਤ _ਕੀਤਾ। _ਚੰਦੂਮਾ, _ਸੂਰਜ, _ਰਾਤ _ਅਤੇ _ਦਿਨ _ਜਿਸ ਦੇ ਕੀਤੇ ਅਥਵਾ _ਬਣਾਏ 
ਹੋਏ ਹਨ, ਉਸ ਦੀ ਗੱਲ ਸੁਣੀ ਜਾਏ, (ਉਸ ਦੇ) ਮਨ ਵਿਚ ਆਈ। ਹੇ ਉਤਮ ਬ੍ਰਾਹਮਣ! 


ਉਸ ਦੀ ਗੱਲ ਸੁਣਾਓ ਜਿਸ ਦੇ ਭੇਦ ਨੂੰ ਵੇਦ ਵੀ ਨ ਪਾ ਸਕੇ।੨੪0੨। 
ਜਿਸ ਨੂੰ ਛੇ ਮੂੰਹਾਂ ਵਾਲੇ _(ਕਾਰਤਿਕੇ) ਅਤੇ _ਹਜ਼ਾਰ ਮੂੰਹਾਂ ਵਾਲੇ _(ਸ਼ੇਸ਼ਨਾਗ) _ਵਰਗੇ 


ਖੋਜ ਰਹੇ ਹਨ, (ਪਰ ਉਸ ਦਾ) ਕੁਝ ਪਾਰ ਨਹੀਂ ਪਾ ਸਕੇ ਹਨ। (ਕਵੀ) ਸ਼ਿਆਮ ਕਹਿੰਦੇ 
ਹਨ, ਜਿਸ ਦੇ ਗੁਣਾਂ ਨੂੰ ਬੂਹਮਾ ਨੇ ਵੇਦਾਂ ਅੰਦਰ ਗਾਇਆ ਹੈ। ਜਿਸ ਦੇ ਅੰਤ ਨੂੰ ਸ਼ਿਵ 
ਵਰਗੇ ਖੋਜ ਰਹੇ ਹਨ, ਉਨ੍ਹਾਂ ਨੇ ਥਕ ਕੇ _'ਅਨੰਤ” ਕਹਿ ਦਿੱਤਾ, ਪਰ ਉਸ ਦਾ ਅੰਤ ਨਹੀਂ 
ਪਾਇਆ। ਹੇ ਸੁਕਦੇਵ! (ਮੈਂ ਮਨ ਵਿਚ) ਇਹ ਮਿਥਿਆ ਹੈ ਕਿ ਉਸ ਦੀ ਗੱਲ ਤੁਹਾਡੇ 


ਮੂੰਹ ਤੋ ਸੁਣਾ।੨੪0੩। 


ਜਦ _ਰਾਜਾ _ਪਰੀਕਸ਼ਿਤ _ਨੇ _ਇਸ ਤਰ੍ਹਾਂ _ਸੁਕਦੇਵ ਨੂੰ ਕਿਹਾ, (ਤਦ) _ਸੁਕਦੇਵ ਨੇ 
ਇਸ ਤਰ੍ਹਾਂ (ਵਾਰਤਾ) ਸੁਣਾਈ। ਮੈਂ ਤੈਨੂੰ ਦੀਨ-ਦਿਆਲ ਦੀ ਗੱਲ ਸੁਣਾਉਂਦਾ ਹਾਂ, ਤੂੰ ਇਸ 
ਭੇਦ ਨੂੰ ਲੁਕਾਈ _ਰਖੀਂ। ਇਕ _ਸੁਦਾਮਾ ਬ੍ਰਾਹਮਣ _ਸੀ। ਉਸ ਦੀ ਬਿਪਤਾ (ਦੀ ਕਥਾ) ਮੈਂ 
ਸੁਣਾਉਂਦਾ ਹਾਂ, ਜਿਸ ਤਰ੍ਹਾਂ `ਸ੍ਰੀ ਕ੍ਰਿਸ਼ਨ ਨੇ ਉਸ (ਦੀ ਬਿਪਤਾ) ਨੂੰ ਮਿਟਾਇਆ। _ਉਹ ਮੈਂ 
ਤੁਹਾਨੂੰ _ਸੁਣਾਉਂਦਾ _ਹਾਂ--ਹੇ ਮਹਾਰਾਜ! ਕੰਨ _ਦੇ ਕੇ ਸੁਣ _ਲਵੋ।੨੪0੪। 

/ਟਲੋਂ ਨੰ ਦਨਮ ਨਕੰਧ _ਘਰਾਣ; ਲਾਝਤੂ ਨਾਟਕ ਮੁੱਲ ਦੇ /ਕੈਸ਼ਨਾਵਤਾਰ ਦੇ _ਕਲਭਦੂ _ਤੀਰਥਾ 

/2ਸ਼ਨਨ ਕਰ ਕੇ ਕਲਲ ਦੈਂਤ ਨੂੰ ਆਰ ਕੇ ਘਰ ਨੂੰ ਆਏ _ਆ9%/ਟ ਦੀ ਨਨਾਪਤੀ/ 
ਸੁਦਾਮਾ ਦੀ ਵਾਰਤਾ ਦਾ ਕਥਨ 

ਮਾਵੀਲ” 

ਇਕ ਇਸਤਰੀ _ਸਹਿਤ ਬ੍ਰਾਹਮਣ ਸੀ, _ਉਸ ਨੇ ਇਸ ਜਗਤ ਵਿਚ ਬਹੁਤ 
ਪਾਇਆ _ਸੀ। ਇਕ ਦਿਨ ਦੁਖੀ ਹੋ ਕੇ ਉਸ ਨੇ ਕਿਹਾ--ਉਹ (ਕ੍ਰਿਸ਼ਨ) ਮੇਰਾ ਮਿਤਰ 
ਜਿਸ ਨੂੰ ਜਗਤ 'ਪੁ੍ਭੂ” ਕਹਿੰਦਾ ਹੈ। (ਉੱਤਰ ਵਿਚ) ਉਸ ਦੀ ਇਸਤਰੀ ਨੇ _ਕਿਹਾ--ਉ 
ਜਾ। ਉਸ ਬ੍ਰਾਹਮਣ ਨੇ (ਉਸ ਦੀ ਗੱਲ) ਸੁਣ ਕੇ ਮੰਨ ਲਈ, ਅਤੇ ਉਸ ਨੇ ਸਿਰ ਮੁ 
ਲਿਆ। (ਇਸਤਰੀ ਨੇ) _ਨਿਰਧਨ _ ਬ੍ਰਾਹਮਣ ਦੇ ਹੱਥ ਵਿਚ (ਭੇਟਾ ਕਰਨ _ਲਈ) 
ਦੇ ਦਿੱਤੇ _ਅਤੇ _ਉਹ _ਦੁਆਰਿਕਾ _ਵਲ _ ਚਲ _ ਪਿਆ।੨੪0੫। 


੨੭ 


11% 


੭੬੬ 


ਸੀ _ਦਸਮ-ਗ੍ਰੰਥ _ਸਾਹਿਬ 


/ਦਜ਼ _ਭਾਚ 

ਹਵੀਯਾਂ 
ਹਉ ਅਰੁ ਸ੍ਯਾਮ ਸੈਦੀਪਨ ਕੇ ਗ੍ਰਹਿ ਬੀਚ ਪੜੇ ਹਿਤ ਹੈ ਅਤਿ ਹੀ ਕਰਿ। 
ਹਉ ਚਿਤ ਮੈ ਧਰਿ ਸ੍ਯਾਮ ਰਹਿਓ ਰਹੈ ਹ੍ਹੈ ਹੈ ਸੁ ਸ੍ਯਾਮਹਿ ਮੋ ਚਿਤ ਮੈ ਧਰਿ। 
ਦੈ ਧਨ ਪਾਇ ਘਨੋ ਘਰਿ ਮੈ ਕਛੁ ਦੀਨਨ ਦੇਤ ਨ ਨੈਕੁ ਕ੍ਰਿਪਾ ਕਰਿ। 
ਈਸ ਲਹੈ ਕਿਧੋ ਮੋਹਿ ਨਿਹਾਰ ਕੈ ਕੈਸੀ ਕ੍ਰਿਪਾ ਕਰਿ ਹੈ ਹਮ ਧੈ ਹਰਿ। ੨੪0੬। 


ਮਾਰਗ ਨਾਖ ਕੈ _ਬਿਪ੍ਰ ਜਬੈ ਗ੍ਰਿਹਿ ਸ੍ਰੀ ਜਦੁਬੀਰ ਕੇ ਭੀਤਰ ਆਯੋ। 

ਸੀ _ਬ੍ਰਿਜਨਾਥ _ਨਿਹਾਰਤ ਤਾਹਿ ਸੁ ਬਿਪੁ _ਸੁਦਾਮਾ ਇਹੈ ਠਹਰਾਯੋ। 

ਆਸਨ ਤੇ ਉਠਿ ਆਤੁਰ ਹੁਇ ਅਤਿ ਪ੍ਰੀਤਿ ਬਢਾਇ ਕੈ ਲੈਬੇ ਕਉ ਧਾਯੋ। 

ਪਾਇ ਪਰਿਓ ਤਿਹ ਕੋ ਹਰਿ ਜੀ ਫਿਰਿ ਸ੍ਯਾਮ ਭਨੈ ਉਠਿ ਕੈਠਿ ਲਗਾਯੋ। ੨੪0੭। 


ਲੈ ਤਿਹ ਮੰਦਿਰ ਮਾਹਿ ਗਯੋ ਤਿਹ ਕੋ ਅਤਿ ਹੀ ਕਰਿ ਆਦਰੁ ਕੀਨੋ। 
ਬਾਰਿ ਮੰਗਾਇ ਤਹੀ ਦਿਜ ਕੋ ਦੋਊ ਪਾਇਨ ੍ਰੈ ਚਰਨਾਮਿ੍‌ਤ ਲੀਨੋ। 
ਝੋਪਰੀ ਤੇ ਤਿਹ ਠਾ ਹਰਿ ਜੂ ਸੁਭ ਕੰਚਨ ਕੋ ਪੁਨਿ ਮੰਦਰਿ ਕੀਨੋ। 


ਤਉ ਨ ਸਕਿਓ ਸੁ ਬਿਦਾ ਕਰਿ ਬਿਪਹਿ ਸ੍ਯਾਮ ਭਨੈ ਤਿਹ ਰੰਚ ਨ ਦੀਨੋ। ੨੪0੮। 


ਦੰਹਰਾ 
ਜਬ ਦਿਜ ਕੇ ਗ੍ਰਿਹਿ ਪੜਤ ਤਬ ਮੋ ਸੋ ਹੁਤੋ ਗਰੋਹ। 
ਅਬ ਲਾਲਚ ਬਸਿ ਹਰਿ ਭਏ ਕਛੂ ਨ ਦੀਨੋ ਮੋਹ। ੨੪0੯। 


ਕਾਂਲਯੋਂ ਘਾਲ 
ਹਵੀਸਾ 
ਜੋ ਬ੍ਰਿਜਨਾਥ ਕੀ ਸੇਵਾ ਕਰੈ ਪੁਨਿ ਪਾਵਤ ਹੈ ਬਹੁਤੋਂ ਧਨ ਸੋਊ। 
ਲੋਗ ਕਹਾ ਤਿਹ _ਭੇਦਹਿ _ਪਾਵਤ ਆਪਨੀ ਜਾਨਤ ਹੈ _ਪੁਨਿ _ਓਊ। 
ਸਾਧਨ ਕੇ _ਬਰਤਾ ਹਰਤਾ ਦੁਖ ਬੈਰਨ ਕੇ ਸੁ ਬੜੇ ਘਰ ਖੋਊ। 
ਦੀਨਨ ਕੇ ਜਗ ਪਾਲਬੇ _ਕਾਜ ਗਰੀਬ ਨਿਵਾਜ ਨ ਦੂਸਰ _ਕੋਊ। ੨੪੧0। 


ਸੋ_ਸਿਸੁਪਾਲ ਹਨਿਯੋ ਛਿਨ ਮੈ ਜਿਹ ਸੋ ਕੋਊ ਅਉਰ ਨ ਮਾਨ ਧਰੈ। 
ਅਰੁ ਦੰਤ ਬਕਤ੍ਰ ਹਨਿਯੋ ਜਮ ਲੋਕ ਤੇ ਜੋ ਕਬਹੂੰ ਨ ਰਤੀ ਕੁ ਡਰੈ। 
ਰਿਸ ਸੋ ਭੂਮਾਸੁਰ ਜੀਤਿ ਲਯੋ ਜੋਊ ਇੰਦੂ ਸੇ ਬੀਰ ਨ ਸੰਗ ਅਰੈ। 
ਅਬ ਕੰਚਨ _ਧਾਮ ਕੀਯੋ _ਦਿਜ ਕੋ ਬ੍ਰਿਜਨਾਥ ਬਿਨਾ ਐਸੀ ਕਉਨ _ਕਰੈ। _੨੪੧੧। 


ਕ੍ਰਿਸਨਾਵਤਾਰ 7੬੭ 


ਲਾਹਮਣ ਨੇ /ਨੈਹਾ-- 
ਮਾਵੀਲ” 

ਮੈਂ ਅਤੇ ਕ੍ਰਿਸ਼ਨ ਸੰਦੀਪਨ ਗੁਰੂ ਦੇ ਘਰ ਪੜ੍ਹਦੇ ਹੋਇਆਂ ਆਪਸ ਵਿਚ _ਬਹੁਤ ਹਿਤ 
ਕਰਦੇ ਸਾਂ। ਮੈਂ ਸ੍ਰੀ ਕ੍ਰਿਸ਼ਨ ਨੂੰ ਚਿਤ ਵਿਚ ਵਸਾਇਆ ਹੋਇਆ ਹੈ, (ਉਧਰ) ਕ੍ਰਿਸ਼ਨ ਵੀ 
ਮੈਨੂੰ ਚਿਤ ਵਿਚ _ਯਾਦ _ਕਰਦੇ _ਹੋਣਗੇ। (ਉਹ ਮੈਨੂੰ) ਬਹੁਤ ਧਨ ਦੇਣਗੇ ਅਤੇ (ਉਹ ਮੈਂ) 
ਘਰ _ਵਿਚ _(ਲਿਆਵਾਂਗਾ)। (ਕੀ ਉਹ) ਥੋੜੀ _ਜਿੰਨੀ ਕ੍ਰਿਪਾ _ਕਰ ਕੇ, _ਗਰੀਬਾਂ ਨੂੰ ਕੁਝ 
ਵੀ ਨਹੀਂ ਦਿੰਦੇ ਹੋਣਗੇ। ਕ੍ਰਿਸ਼ਨ (ਈਸ਼ਵਰ) ਮੈਨੂੰ ਵੇਖ _ਕੇ ਪਛਾਣ ਲੈਣਗੇ ਅਤੇ ਸ੍ਰੀ ਕ੍ਰਿਸ਼ਨ 
ਮੇਰੇ _ਉਤੇ ਕਿਹੋ ਜਿਹੀ ਕ੍ਰਿਪਾ _ਕਰਨਗੇ।੨੪0੬। 


ਪੈਂਡਾ ਮਾਰ ਕੇ ਜਦੋਂ ਬ੍ਰਾਹਮਣ ਸ੍ਰੀ ਕ੍ਰਿਸ਼ਨ ਦੇ ਘਰ ਦੇ ਅੰਦਰ ਆਇਆ, ਸ੍ਰੀ ਕ੍ਰਿਸ਼ਨ 
ਨੇ ਉਸ ਨੂੰ ਵੇਖ ਕੇ, (ਮਨ ਵਿਚ) ਯਕੀਨ ਕਰ ਲਿਆ ਕਿ ਇਹ ਸੁਦਾਮਾ ਬ੍ਰਾਹਮਣ ਹੈ। 
ਆਸਣ ਤੋਂ ਉਠ ਕੇ ਅਤੇ ਪ੍ਰੀਤ ਨੂੰ ਵਧਾ ਕੇ ਬਿਹਬਲ ਹੋਏ ਉਸ ਨੂੰ ਅਗੋਂ ਲੈਣ ਲਈ 


ਆਏ। (ਕਵੀ) ਸ਼ਿਆਮ ਕਹਿੰਦੇ ਹਨ, ਸਰੀ ਕ੍ਰਿਸ਼ਨ ਉਸ ਦੇ ਪੈਰੀਂ ਪਏ, ਫਿਰ ਉਠ ਕੇ ਉਸ 
ਨੂੰ ਗਲਵਕੜੀ _ਵਿਚ _ਲਿਆ।੨੪0੭। 


ਉਸ ਨੂੰ ਲੈ ਕੇ ਘਰ ਦੇ ਅੰਦਰ ਗਏ ਅਤੇ ਉਸ ਨੂੰ ਬਹੁਤ ਅਧਿਕ ਆਦਰ ਦਿੱਤਾ। 
ਜਲ ਮੰਗਵਾ ਕੇ, _ਉਸ ਬ੍ਰਾਹਮਣ ਦੇ ਦੋਹਾਂ ਪੈਰਾਂ ਨੂੰ ਧੋ ਕੇ _ਚਰਨਾਮਿ੍‌ਿਤ _ਲਿਆ। _ਝੌਂਪੜੀ 


ਹਨ, ਉਸ ਬ੍ਰਾਹਮਣ ਨੂੰ (ਕਹਿ) ਨ ਸਕੇ, ਅਤੇ ਵਿਦਾ ਕਰ ਦਿੱਤਾ। (ਪਰ ਪ੍ਰਤੱਖ ਤੌਰ ਤੇ) 


ਬਿਲਕੁਲ ਕੁਝ _ਨ ਦਿੱਤਾ।੨੪0੮। 
ਦੰਹਰ” 

ਜਦੋਂ _(ਸੈਦੀਪਨ) ਬ੍ਰਾਹਮਣ ਦੇ _ਘਰ ਪੜ੍ਹਦੇ ਸਾਂ, ਤਦ ਮੇਰੇ __ ਨਾਲ (ਇਸ ਦੀ) 
ਜੁੰਡਲੀ ਸੀ। ਹੁਣ ਸ੍ਰੀ ਕ੍ਰਿਸ਼ਨ ਲਾਲਚ ਦੇ ਵਸ ਵਿਚ ਹੋ ਗਿਆ ਹੈ, (ਇਸ ਲਈ) ਕੁਝ 
ਨਹੀ” _ਦਿੱਤਾ।੨੪0੯ 
ਕਵੀ ਨੇ _/ਨੈਹਾ-- 


ਜੋ ਸਰੀ ਕ੍ਰਿਸ਼ਨ ਦੀ ਸੇਵਾ ਕਰਦਾ ਹੈ, ਉਹ ਫਿਰ ਬਹੁਤ _ਧਨ ਪ੍ਰਾਪਤ ਕਰਦਾ ਹੈ। 
ਲੋਕੀਂ ਉਸ ਦੇ ਭੇਦ ਨੂੰ ਕਿਵੇਂ ਪਾ ਸਕਦੇ ਹਨ, ਫਿਰ ਉਹ ਆਪ ਹੀ (ਆਪਣੀ) ਗਤਿ 
ਹੈ 


ਲਈ _ (ਉਸ _ ਵਰਗਾ) _ ਗਰੀਬ-ਨਿਵਾਜ਼ _ਕੋਈ _ ਹੋਰ _ ਨਹੀਂ ਹੈ।੨੪੧0। 

ਉਸ ਨੇ ਸ਼ਿਸ਼ੁਪਾਲ ਨੂੰ ਛਿਣ ਭਰ ਵਿਚ ਮਾਰ ਦਿੱਤਾ ਜਿਸ ਵਰਗਾ ਕੋਈ _ਅਭਿਮਾਨੀ 
ਨਹੀਂ_ਸੀ। ਅਤੇ _ਦੰਤ _ਬਕਤੂ ਨੂੰ ਮਾਰ ਦਿੱਤਾ ਜੋ _ਯਮਲੋਕ ਤੋਂ _ਕਦੀ ਰਤੀ ਭਰ _ਵੀ ਨਹੀਂ 
ਡਰਦਾ ਸੀ। ਕ੍ਰੋਧਿਤ ਹੋਕੇ (ਉਸ ਨੇ) ਭੂਮਾਸੁਰ ਨੂੰ ਜਿਤ ਲਿਆ, ਜਿਸ ਨਾਲ ਇੰਦਰ ਵਰਗਾ 
ਯੋਧਾ _ਵੀ ਨਹੀਂ _ਅੜਦਾ _ਸੀ। _(ਉਸ ਨੇ) ਹੁਣ ਬ੍ਰਾਹਮਣ ਦੇ ਘਰ ਸੋਨੇ ਦੇ ਬਣਾ ਦਿੱਤੇ 
ਹਨ। _ ਸ੍ਰੀ ਕ੍ਰਿਸ਼ਨ ਤੋਂ ਬਿਨਾ _ਹੋਰ _ਕੌਣ ਅਜਿਹੀ ਕ੍ਰਿਪਾ _ਕਰ _ ਸਕਦਾ _ਹੈ।੨੪੧੧। 


੭੬੮ ਸੀ _ਦਸਮ-ਗ੍ਰੰਥ _ਸਾਹਿਬ 


ਜਾ ਮਧੁ ਕੀਟਭ ਕੋ ਬਧ ਕੈ ਭੂ ਇੰਦੂ ਦਈ ਕਰਿ ਕੈ ਕਰੁਨਾਈ। 

ਅਉਰ _ਜਿਤੀ ਇਹ ਸਾਮੁਹੇ ਸਤ੍ਨ ਸੈਨ ਗਈ ਸਭ _ਯਾਹਿ ਖਪਾਈ। 

ਜਾਹਿ _ਬਿਭੀਛਨ ਰਾਜ ਦਯੋ ਅਰੁ _ਰਾਵਨ ਮਾਰ ਕੈ ਲੰਕ ਲੁਟਾਈ। 

ਕੰਚਨ ਕੋ ਤਿਹ ਧਾਮ ਦਯੋ ਕਬਿ ਸ੍ਯਾਮ ਕਹੈ ਕਹੈ ਕਉਨ _ਬਡਾਈ। ੨੪੧੨। 


/ਕਸ਼ਨਪਟ ਧਨਾਸਰੀ 


ਜਿਹ ਮ੍ਰਿਗ ਰਾਖੈ ਨੈਨ _ਬਨਾਇ। 

ਅੰਜਨ ਰੇਖ _ਸ੍ਯਾਮ ਪਰ _ਅਟਕਤ ਸੁੰਦਰ ਫਾਧ _ਚੜਾਇ। 

ਮ੍ਰਿਗਿ ਮਨ ਹੇਰਿ ਜਿਨੇ ਨਰ _ਨਾਰਿਨ ਰਹਤ ਸਦਾ _ਉਰਝਾਇ। 

ਤਿਨ ਕੇ ਊਪਰਿ ਅਪਨੀ ਰੁਚਿ ਸਿਉ ਰੀਝਿ ਸ੍ਯਾਮ ਬਲਿ ਜਾਇ। _੨੪੧੩। 


ਹਰਿ ਕੇ ਨੈਨਾ ਜਲਜ ਠਏ। 

ਦਿਪਤ ਜੋਤਿ ਦਿਨ ਮਨਿ ਦੁਤਿ ਮੁਖ ਤੇ ਕਬਹੂੰ ਨ ਮੁੰਦਿਤ ਭਏ। 
ਤਿਨ ਕਉ ਦੇਖਿ ਜਨਨ ਦ੍ਰਿਗ ਪੁਤਰੀ ਲਗੀ ਸੁ ਭਾਵ ਭਏ। 
ਜਨੁ _ਪਰਾਗ _ਕਮਲਨ ਕੀ ਊਪਰ ਭੁਮਰ ਕੋਟਿ ਭੂਮਏ। ੨੪੧੪। 


/ਇਤ ਨੀ ਦਸਮ #ਨੈਕੱਧ ਘਰਾਣੇ ਲਓ ਨਾਟਕ ੁੱਲੇਂ_/ਰ੍‌ਸਨਾਵਤਾਨੇ /ਇਜ _ਨਦਾਆ 
ਕੋ ਦਰਦ ਦੂਰ ਕਰਤ ਕੰਜਨ ਧਾ# ਕਰ ਦੌਤ ਭਣੰ/ 


ਅਥ ਕਾਨ੍ਹ ਜੂ" ਸੂਰਜ ਗੁਹਿਣ ਕੇ ਦਿਨ ਕੁਰਖੇਤ੍ਰ ਗਵਨਿ ਕਥਨੰ 


ਹਾਵੀਯਾਂ 
ਜਉ ਰਵਿ ਕੇ ਗੂਸਬੇ ਹੂ ਕੋ ਦਿਵਸ ਲਗਿਓ ਕਹਿ ਜੋਤਿਕੀ ਯੌ ਤੁ ਸੁਨਾਯੋ। 
ਕਾਨ੍ਹ ਕੀ ਮਾਤ ਬਿਮਾਤ ਅਰੁ ਭ੍ਰਾਤ ਚਲੈ ਕੁਰੁਖੇਤ੍ਰਿ੍‌ ਇਹੈ ਠਹਰਾਯੋ। 
ਤਾਤ _ਚਲਿਯੋ ਬ੍ਰਿਜਨਾਥ ਕੋ ਲੈ ਸੈਗਿ _ਭਾਤਿਨ ਭਾਤਿ ਕੋ ਸੈਨ ਬਨਾਯੋ। 
ਜੋ ਕੋਊ ਅੰਤੁ ਚਹੈ ਤਿਹ ਕੋ ਤਿਨ ਕੋ ਕਛੂ ਆਵਤ ਅੰਤੁ ਨ_ਪਾਯੋ। ੨੪੧੫। 


ਇਤ ਤੇ ਬ੍ਰਿਜ ਨਾਇਕ ਆਵਤ ਭੇ ਉਤ ਨੰਦ ਤੇ ਆਦਿ ਸਭੈ ਤਹ ਆਏ। 
ਚੰਦੂਭਗਾ _ਬ੍ਰਿਖਭਾਨ ਸੁਤਾ ਸਭ _ਗੁਆਰਿਨਿ ਸਯਾਮ ਜਬੈ _ਦਰਸਾਏ। 

ਰੂਪ ਨਿਹਾਰਿ ਰਹੀ ਚਕਿ ਕੈ ਜਕਿ ਗੀ ਕਛੁ ਬੈਨ ਕਹਿਓ ਨਹੀ ਜਾਏ। 
ਨੰਦ ਜਸੋਮਤ ਮੋਹ ਬਢਾਇ ਕੈ ਕਾਨ੍ਹ ਜੂ ਕੇ ਉਰ ਮੈ ਲਪਟਾਏ। ੨੪੧੬। 


੧. ਕਈਆਂ ਬੀੜਾਂ _ਵਿਚ _ਇਹ _ਪਾਠ-ਅੰਸ ਨਹੀਂ ਹੈ 


ਕ੍ਰਿਸਨਾਵਤਾਰ 7੬੯ 


ਜਿਸ ਨੇ ਮਧੁ ਅਤੇ ਕੈਟਭ ਨੂੰ ਮਾਰ ਕੇ ਅਤੇ ਨੂ 
ਪ੍ਰਦਾਨ ਕਰ _ਦਿੱਤੀ। ਹੋਰ ਜਿਤਨੀ ਵੀ ਵੈਰੀ ਸੈਨਾ ਇਸ ਦੇ ਸਾਹਮਣੇ ਗਈ, (ਉਹ) 
ਉਸ ਨੇ ਖਪਾ ਦਿੱਤੀ। ਜਿਸ ਨੇ ਨੂੰ ਰਾਜ 
ਕੇ ਲੰਕਾ ਲੁਟਾ ਦਿੱਤੀ ਸੀ। ਕਹਿੰਦਾ 
ਸੋਨੇ ਦੇ _ਘਰ _ (ਬਣਵਾ) 
ਵਡਿਆਈ _ਹੈ।੨੪੧੨। 


ਕਵੀ 
ਦਿੱਤੇ ਹਨ, _ਦਸੋ (ਅਜਿਹਾ _ਕਰਨ _ਵਿਚ) _ਉਸ _ਦੀ ਕਿਹੜੀ 


/ਕਸ਼ਨਪਟ _ਧਨਾਨਰਾ 


ਜਿਸ ਨੇ (ਆਪਣੇ) ਨੈਣ ਹਿਰਨ ਵਰਗੇ ਬਣਾ _ਰਖੇ _ਹਨ। ਸੁਰਮੇ ਦੀ ਲੀਕ (ਧਾਰ) 
ਸ਼ਿਆਮਲ _ਸਰੂਪ _ਉਤੇ ਟਿਕੀ ਹੋਈ ਹੈ, (ਮਾਨੋ) ਸੁੰਦਰ ਫਾਹੀ _ਬਣੀ ਹੋਈ _ਹੈ। ਇਸਤਰੀਆਂ 
ਅਤੇ ਪੁਰਸ਼ਾਂ ਦੇ ਮਨ ਰੂਪ ਹਿਰਨ ਉਸ ਨੂੰ ਵੇਖਣ ਵਿਚ ਹੀ ਉਲਝੇ ਰਹਿੰਦੇ ਹਨ। ਉਨ੍ਹਾਂ 
ਉਪਰ ਸੀ ਕ੍ਰਿਸ਼ਨ ਆਪਣੀ ਇੱਛਾ _ਨਾਲ _ਬਲਿਹਾਰੇ ਜਾਂਦੇ _ਹਨ।੨੪੧੩। 


ਸਰੀ ਕ੍ਰਿਸ਼ਨ ਦੇ ਨੈਣਾਂ ਕਮਲ (ਵਰਗੇ) ਬਣੇ ਹੋਏ ਹਨ। (ਉਨ੍ਹਾਂ ਦੇ) ਮੂੰਹ ਦੀ ਚਮਕ 
ਸੂਰਜ _ਦੀ ਜੋਤ _ਵਾਂਗ ਪ੍ਰਕਾਸ਼ਿਤ ਹੈ। _(ਇਸ ਲਈ _ਉਸ ਦੇ ਕਮਲ ਵਰਗੇ _ਨੈਣ) ਕਦੇ 
ਬੰਦ ਨਹੀਂ ਹੁੰਦੇ। ਉਨ੍ਹਾਂ ਨੂੰ ਵੇਖਣ ਲਈ (ਭਗਤ) ਜਨਾਂ _ਦੇ ਨੈਣਾਂ ਦੀ _ਪੁੱਤਲੀ ਸਦਾ ਲਗੀ 
ਰਹਿੰਦੀ ਹੈ। (ਇਸ ਦਾ) ਭਾਵ (ਕਵੀ ਦੇ ਮਨ ਵਿਚ ਇਸ ਤਰ੍ਹਾਂ) ਪੈਦਾ ਹੋਇਆ ਹੈ। ਮਾਨੋ 
ਪਰਾਗ (ਅਰਥਾਤ ਫੁਲਾਂ ਦੀ ਧੂੜ ਨੂੰ ਲੈਣ ਲਈ) _ਕਮਲਾਂ ਉਪਰ _ਕਰੋੜਾਂ ਭੌਰੇ ਮੋਹੇ ਫਿਰਦੇ 
ਹਨ।੨੪੧੪। 
/ਏਲੋਂ ਨੰ ਦਨਮ /ਨੈਕੰਧ ੪ਰਾਣ; _ਲੰਝਤ੍ੂ ਨਾਟਕ ਗੁੰਝ ਦੇ _ਸ਼ਨਾਵਤਾਰ ਦੇ ਲਾਹਮਣ ਸ਼ਟਾਆ 
ਦੇ ਦਾਰੈਦ੍ਰਾ ਨੂੰ ਦੁਰ ਕਰ ਕੇ ਯੌਨੇ ਦੇ ਘਰ ਕਣਾ /ਏੱਤੇ ਵਾਲੇ ਪੁਨੰਨ ਦੀ ਸਸਪਤਾੰ/ 
ਹੁਣ ਕਾਨ੍ਹ ਜੀ ਦੇ ਸੂਰਜ _ਗੁਹਿਣ ਵਾਲੇ ਦਿਨ ਕੁਰਕਸ਼ੇਤ੍ਰ ਵਿਚ 
ਆਉਣ ਦੇ ਪੁਸੰਗ ਦਾ ਕਥਨ 
੭ਾਵੀਯਾ 
ਜਦੋਂ ਸੂਰਜ ਨੂੰ ਗੁਸਣ ਵਾਲਾ ਦਿਨ ਆ ਗਿਆ, ਤਾਂ ਜੋਤਸ਼ੀ ਨੇ ਇਸ ਤਰ੍ਹਾਂ ਕਹਿ 
ਕੇ _ਸੁਣਾਇਆ। ਕ੍ਰਿਸ਼ਨ ਦੀ ਮਾਤਾ, _ਵਿਮਾਤਾ _ਅਤੇ _ਭਰਾ ਨੇ _ਕੁਰੁਕਸ਼ੇਤੂ _ਨੂੰ ਚਲਣ _ਦਾ 
ਮਨ _ਬਣਾਇਆ। _ਭਾਂਤ ਭਾਂਤ ਦੀ ਸੈਨਾ ਤਿਆਰ ਕਰ ਕੇ ਅਤੇ ਕ੍ਰਿਸ਼ਨ ਨੂੰ ਨਾਲ ਲੈ ਕੇ 
(ਉਨ੍ਹਾਂ ਦੇ) ਪਿਤਾ ਚਲ _ਪਏ। ਜੋ ਕੋਈ ਉਸ ਦਾ ਅੰਤ ਪਾਉਣਾ ਚਾਹੁੰਦਾ ਹੈ, (ਤਾਂ) ਉਨ੍ਹਾਂ 
ਦਾ ਕੁਝ _ਵੀ ਅੰਤ ਪਾਉਣ ਵਿਚ _ ਨਹੀਂ _ਆਉਂਦਾ।੨੪੧੫। 


ਇਧਰੋਂ ਸ੍ਰੀ ਕ੍ਰਿਸ਼ਨ (ਕੁਰੁਕਸ਼ੇਤ੍ਹ ਆ ਗਏ ਅਤੇ _ਉਧਰੋ' ਨੰਦ ਆਦਿਕ _ਸਾਰੇ _ਹੀ 
ਉਥੇ _ਆ ਗਏ। ਚੰਦ੍ਰਭਗਾ, _ਬ੍ਰਿਸ਼ਭਾਨ-ਸੁਤਾ _(ਰਾਧਾ) _ਅਤੇ ਹੋਰ ਸਾਰੀਆਂ _ਗੋਪੀਆਂ ਨੇ ਸੀ 
ਕ੍ਰਿਸ਼ਨ ਦੇ ਦਰਸ਼ਨ ਕੀਤੇ। (ਸਾਰੀਆਂ ਸ੍ਰੀ ਕ੍ਰਿਸ਼ਨ ਦੇ) ਰੂਪ ਨੂੰ ਵੇਖ ਕੇ ਹੈਰਾਨ ਹੋਕੇ ਝਕ 


ਗਈਆਂ। (ਉਨ੍ਹਾਂ ਤੋਂ) ਕੁਝ _ਬੋਲਿਆ ਨਹੀਂ _ਜਾਂਦਾ। ਨੰਦ ਅਤੇ ਜਸੋਧਾ ਪ੍ਰੇਮ ਵਧਾ ਕੇ ਕ੍ਰਿਸ਼ਨ 
ਜੀ ਦੀ ਛਾਤੀ ਨਾਲ ਲਗ _ਗਏ।੨੪੧੬। 


2੭0 


ਸੀ _ਦਸਮ-ਗ੍ਰੰਥ _ਸਾਹਿਬ 


ਨੰਦ ਜਸੋਮਤਿ ਪ੍ਰੇਮ ਬਢਾਇ ਕੈ ਨੈਨਨ ਤੇ ਦੁਹੂ ਨੀਰ _ਬਹਾਯੋ। 
ਐਸੇ ਕਹਿਓ ਬ੍ਰਿਜ ਕਉ ਤੁਮ ਤਿਆਗਿ ਗਏ ਮਥੁਰਾ ਜੀਅ ਐਸੋ ਹੀ ਭਾਯੋ। 
ਕਾ ਭਯੋ ਜੋ ਤੁਮ ਮਾਰਿ ਚੈਡੂਰ ਪ੍ਰਹਾਰਿ ਕੈ ਸੰਗਹਿ ਕੰਸਹਿ ਘਾਯੋ। 
ਹਉ ਨਿਰਮੋਹ ਨਿਹਾਰ ਦਸਾਂ ਹਮਰੀ ਤੁਮਰੇ ਮਨ ਮੋਹ ਨ _ਆਯੋ। ੨੪੧੭। 


ਸਲੋਹਾ ਥਾਲ ਕਾਨੂ` ਨੇ ਨੈੱ 
ਹਵੀਯਾਂ 

ਪ੍ਰੀਤਿ ਬਢਾਇ ਜਸੋਮਤਿ ਯੌ ਬ੍ਰਿਜ ਭੂਖਨ ਸੋ ਇਕ ਬੈਨ ਉਚਾਰੋ। 
ਪਾਲ ਕੀਏ ਜਬ ਪੂਤ ਬਡੇ ਤੁਮ ਦੇਖਿਯੋ ਤਬੈ ਤੁਮ ਹੇਤ ਤੁਹਾਰੋ। 
ਤੋ ਕਹ ਦੋਸ ਲਗਾਉ ਹਉ ਕਿਉ ਹਰਿ ਹੈ ਸਭ ਫੁਨਿ ਦੋਸ ਹਮਾਰੋ। 
ਊਖਲ ਸੋ_ਤੁਹਿ ਬਾਧ ਕੈ ਮਾਰਿਯੋ ਹੈ ਜਾਨਤ ਹੋ ਸੋਊ ਬੈਰ ਚਿਤਾਰੋ। ੨੪੧੮। 
ਮਾਇ ਹ੍ਹੈ ਬਾਤ ਕਹੋਂ ਤੁਮ ਸੌ ਸੁ ਤੋ ਮੋ ਬਤੀਆ ਸੁਨਿ ਸਾਚ ਪਤੀਜੈ। 
ਅਉਰਨ ਕੀ ਸਿਖ ਲੈ ਤਬ ਜਿਉ ਤੈਸੋ ਕਾਜ ਕਰੋ ਜਿਨਿ ਯੌ ਸੁਨਿ ਲੀਜੈ। 
ਨੈਕ _ਬਿਛੋਹ ਭਏ ਤੁਮਰੇ ਮਰੀਐ ਤੁਮਰੇ ਪਲ ਹੇਰਤ ਜੀਜੈ। 
ਬਾਲ ਬਲਾਇ ਲਿਉ ਹਉ ਬਹੁਰੋ ਬ੍ਰਿਜ ਕੋ ਬ੍ਰਿਜ ਭੂਖਨ _ਭੂਖਿਤ ਕੀਜੈ। ੨੪੧੯੧ 


ਦੰਹਰ” 
ਨੰਦ ਜਸੋਦਹਿ ਕ੍ਰਿਸਨ ਮਿਲਿ ਅਤਿ ਚਿਤ ਮੈ ਸੁਖ _ਪਾਇ। 
ਸਭੈ ਗੋਪਿਕਾ ਜਹਿ ਹੁਤੀ ਤਹ ਹੀ ਪਹੁਚੇ ਜਾਇ। ੨੪੨0। 
ਹਾਵੀਲ” 
ਸੀ ਬ੍ਰਿਜਨਾਥਹ ਕੋ ਜਬ ਹੀ ਲਖਿ ਕੈ ਤਿਹ ਗ੍ਰਾਰਨਿ ਆਗਮ ਪਾਯੋ। 
ਆਗੇ ਹੀ ਏਕ ਚਲੀ ਉਠ ਕੈ ਨਹਿ ਏਕਨ ਕੇ ਉਰਿ ਆਨੰਦ ਮਾਯੋ। 
ਭੇਖ ਮਲੀਨ ਜੇ _ਗੁਆਰਿ ਹੁਤੀ ਤਿਨ ਭੇਖ ਨਵੀਨ ਸਜੇ ਕਬਿ ਗਾਯੋ। 
ਮਾਨਹੁ ਮ੍ਰਿਤਕ ਜਾਗ _ਉਠਿਯੋ ਤਿਨ ਕੇ ਤਨ ਮੈ ਬਹੁਰੋ ਜੀਅ ਆਯੋ। ੨੪੨੧। 


ਕੂੱਗਨੇ ਬਾਝ 

ਹਾਵੀਯਾਂ 
ਯੋ ਇਕ ਭਾਖਤ ਹੈ ਮੁਖ ਤੇ ਮਿਲਿ ਗ੍ਰਾਰਿਨਿ ਸ੍ਰੀ ਬ੍ਰਿਜਨਾਥ ਚਿਤੈ ਕੈ। 
ਜਿਉਂ ਅਕੂਰ ਕੇ ਸੰਗ ਗਏ ਚੜਿ ਸ੍ਯੰਦਨ ਨਾਥ ਹੁਲਾਸ ਬਢੈ ਕੈ। 
ਦੂਰ ਹੁਲਾਸ ਕੀਯੋ_ਬ੍ਰਿਜ ਤੋ ਕਛੁ ਗੁਆਰਿਨ ਕੀ ਕਰੁਨਾ ਨਹਿ ਕੈ ਕੈ। 
ਏਕ ਕਹੈ ਇਹ ਭਾਤਿ ਸਖੀ ਮੁਖ ਜੋਵਤ ਏਕ ਰਹੀ ਚੁਪ ਹ੍ਹੈ ਕੈ। ੨੪੨੨। 


੧. ਕਈਆਂ ਪੁਰਾਤਨ ਲਿਖਤਾਂ ਵਿਚ _ਇਹ _ਉਕਤੀ ਨਹੀਂ _ ਹੈ 


ਕ੍ਰਿਸਨਾਵਤਾਰ ੭੭੧ 


ਨੰਦ ਅਤੇ ਜਸੋਧਾ_ ਨੇ ਪ੍ਰੇਮ ਵਧਾ ਕੇ, ਦੋਹਾਂ ਨੇ ਨੈਣਾਂ ਵਿਚੋਂ ਹੰਝੂ _ਵਗਾ ਦਿੱਤੇ, (ਫਿਰ) 
ਇਸ ਤਰ੍ਹਾਂ ਕਿਹਾ ਕਿ ਤੁਸੀਂ ਬੂਜ-ਭੂਮੀ ਨੂੰ ਛਡ ਕੇ ਮਥੁਰਾ ਚਲੇ ਗਏ, ਇਸ ਤਰ੍ਹਾਂ (ਤੁਹਾਡੇ) 
ਮਨ ਨੂੰ ਚੰਗਾ ਲਗਾ। _ਕੀ ਹੋਇਆ ਜੇ ਤੁਸੀਂ ਚੰਡੂਰ ਨੂੰ ਕੰਸ ਦੇ ਸਮੇਤ ਮਾਰ ਕੇ ਨਸ਼ਟ 
ਕਰ ਦਿੱਤਾ। ਹੇ ਨਿਰਮੋਹੀ! ਸਾਡੀ ਹਾਲਤ ਵੇਖ ਕੇ ਵੀ ਤੇਰੇ ਮਨ ਵਿਚ ਮੋਹ (ਦੀ ਭਾਵਨਾ) 
ਪੈਦਾ ਨ ਹੋਈ।੨੪੧੭। 


ਸਲੋਹਾ ਨੰ ਕਨੂ ਲੀ ਪੁੱਤ /ਨੈਹਾ-- 


(ਸਾਡੇ ਲਈ _ਕਿਤਨਾ) _ਪਿਆਰ_ਹੈ। ਹੇ ਸੂ ਕ੍ਰਿਸ਼ਨ! ਮੈਂ' ਤੈਨੂੰ `ਕਿਉਂ ਦੋਸ਼ _ਲਗਾਵਾਂ, ਸਾਰਾ 
ਅਸਲੋਂ ਮੇਰਾ ਹੀ ਦੋਸ਼ ਹੈ। ਮੈਂ ਤੈਨੂੰ _ਉਖਲ _ਨਾਲ ਬੰਨ੍ਹ _ਕੇ ਮਾਰਿਆ _ਸੀ। ਮੈਂ ਜਾਣਦੀ 
ਹਾਂ, (ਤੂੰ) ਓਹੀ _ ਵੈਰ ਯਾਦ _ ਕੀਤਾ _ ਹੋਵੇਗਾ।੨੪੧੮। 


(ਸੀ ਕ੍ਰਿਸ਼ਨ ਨੇ ਉੱਤਰ ਦਿੱਤਾ--) ਹੇ ਮਾਤਾ! ਮੈਂ ਤੈਨੂੰ ਗੱਲ ਕਹਾਂ। ਤੂੰ ਮੇਰੀ ਗੌਲ 
ਸੁਣ ਕੇ ਸਚ ਮੌਨ ਲਈਂ। (ਜਸੋਧਾ ਨੇ _ਕਿਹਾ--) ਹੋਰਨਾਂ ਦੀ ਸਿਖਿਆ ਲੈ ਕੇ, ਤਦ (ਤੁਸੀਂ) 
ਅਜਿਹੇ ਕੰਮ ਕਰੋ ਜਿਨ੍ਹਾਂ ਨੂੰ ਅਸੀਂ ਸੁਣ ਸਕੀਏ। ਤੇਰੇ ਜ਼ਰਾ _ਜਿੰਨੇ ਵਿਛੋੜੇ ਨਾਲ (ਅਸੀਂ) 
ਮਰਦੇ ਹਾਂ ਅਤੇ ਤੁਹਾਨੂੰ ਪਲ ਭਰ ਵੇਖ ਕੇ ਜੀਉਂਦੇ ਹਾਂ। ਹੇ ਬਾਲਕ! ਮੈਂ ਤੇਰੀਆਂ _ਬਾਲਵਾਂ 
ਲੈਂਦੀ ਹਾਂ। ਹੇ _ਬੂਜ-ਭੂਸ਼ਣ! ਤੁਸੀਂ ਫਿਰ ਆ ਕੇ ਬੂਜ ਨੂੰ (ਆਪਣੀ) ਮੌਜੂਦਗੀ _ਨਾਲ 
ਸੁਸੌਜਿਤ ਕਰ _ਦਿਓ।੨੪੧੯। 


ਜਸੋਧਾ ਨੇ ਕ੍ਰਿਸ਼ਨ ਨੂੰ ਮਿਲ ਕੇ ਚਿਤ ਵਿਚ _ਬਹੁਤ ਸੁਖ ਪ੍ਰਾਪਤ _ਕੀਤਾ। 
ਸਾਰੀਆਂ _ਗੋਪੀਆਂ ਜਿਥੇ _ਟਿਕੀਆਂ ਹੋਈਆਂ _ਸਨ, (ਸਰੀ ਕ੍ਰਿਸ਼ਨ) ਉਥੇ _ਜਾ ਪਹੁੰਚੇ।੨੪੨0। 


ਸਮਾਉਂਦਾ ਨਹੀਂ _ਸੀ। _ਕਵੀ _ਕਹਿੰਦੇ ਹਨ, ਜਿਹੜੀਆਂ _ਗੋਪੀਆਂ ਮੈਲਾ _ਵੇਸ _ਕਰੀ ਫਿਰਦੀਆਂ 
ਸਨ, ਉਨ੍ਹਾਂ _ਨੇ _ਨਵੇਂ_ਵੇਸ _ਧਾਰਨ _ਕਰ _ਲਏ। (ਇੰਜ ਪ੍ਰਤੀਤ ਹੁੰਦਾ ਹੈ) _ਮਾਨੋ ਮੁਰਦਾ ਜਾਗ 
ਉਠਿਆ ਹੋਵੇ ਅਤੇ ਉਨ੍ਹਾਂ ਦੇ _ਸ਼ਰੀਰ _ਵਿਚ _ਫਿਰ _ਜਾਨ ਆ ਗਈ _ਹੋਵੇ।੨੪੨੧। 
ਨੱਪਆ ਨੇ _/ਕੈਹਾ-- 
ਮਾਵੀਲ” 

ਗੋਪੀਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਨੂੰ ਵੇਖਿਆ ਅਤੇ ਇਕ ਨੇ ਮੁਖ ਤੋਂ ਇਸ ਤਰ੍ਹਾਂ 
ਕਿਹਾ--ਹੇ ਨਾਥ! ਜਿਸ ਦਿਨ ਦੇ ਤੁਸੀਂ ਅਕਰੂਰ ਨਾਲ ਰਥ ਉਤੇ ਚੜ੍ਹ _ਕੇ ਅਤੇ ਮਨ ਵਿਚ 
ਉਤਸਾਹ ਨੂੰ ਵਧਾ ਕੇ ਗਏ ਹੋ। (ਉਸ ਦਿਨ ਤੋਂ) ਬ੍ਰਜ-ਭੂਮੀ ਦਾ ਉਤਸਾਹ ਖਤਮ ਹੋ _ਗਿਆ 
ਹੈ ਅਤੇ ਗੋਪੀਆਂ ਉਤੇ ਕੁਝ ਵੀ ਕਰੁਣਾ ਕਰ ਕੇ (ਸੁਖ ਸਾਂਦ) ਨਹੀਂ _ਪੁੰਛੀ। ਇਕ _ਸਖੀ_ ਨੇ 
ਤਾਂ ਇਸ ਤਰ੍ਹਾਂ ਕਹਿ ਦਿੱਤਾ ਅਤੇ ਇਕ _ਮੁਖ ਵਲ ਵੇਖਦੀ ਹੋਈ ਚੁਪ ਕਰ _ਰਹੀ।੨੪੨੨। 


2੭੨ 


ਸੀ _ਦਸਮ-ਗ੍ਰੰਥ _ਸਾਹਿਬ 


ਸ੍ਰੀ ਬ੍ਰਿਜਨਾਥ ਗਯੋ ਮਥੁਰਾ ਕਛੁ ਚਿਤ ਬਿਖੈ ਸਖੀ ਹੇਤ ਨ _ਧਾਰਿਯੋ। 
ਨੈਕ ਨ ਮੋਹ ਕੀਯੋ ਚਿਤ ਮੈ ਨਿਰਮੋਹ ਹੀ ਆਪਨ ਚਿਤ _ਬਿਚਾਰਿਯੋ। 
ਯੌ ਬ੍ਰਿਜ ਗ੍ਰਾਰਿ ਤਜੀ ਜਸੁ ਤਾ ਛਬਿ ਕੋ ਕਬਿ ਸਯਾਮ ਉਚਾਰਿਯੋ। 


ਆਪੁਨੀ ਚਉਪਹਿ ਤੇ ਅਪੁਨੀ ਮਾਨੋ ਕੁੰਜਹਿ ਤਿਆਗ ਭੁਜੰਗ _ਸਿਧਾਰਿਯੋ। ੨੪੨੩। 


ਚੰਦ੍ਭਗਾ ਬ੍ਰਿਖਭਾਨੁ ਸੁਤਾ ਬ੍ਰਿਜ ਨਾਇਕ ਕਉ ਇਹ _ਭਾਤਿ _ਸੁਨਾਈ। 

ਸ੍ਰੀ ਬ੍ਰਿਜ ਨਾਥ ਗਏ ਮਥੁਰਾ ਤਜਿ ਕੈ ਬ੍ਰਿਜ ਪ੍ਰੀਤਿ ਸਭੈ ਬਿਸਰਾਈ। 

ਰਾਧਿਕਾ ਜਾ ਬਿਧਿ ਮਾਨ ਕੀਯੋ ਹਰਿ ਤੈਸੇ ਹੀ ਮਾਨ ਕੀਯੋ ਜੀਅ ਆਈ। 

ਤਾ ਦਿਨ ਕੇ ਬਿਛੁਰੇ ਬਿਛੁਰੇ ਸੁ ਦਈ ਹਮ ਕਉ ਅਬ ਆਨਿ ਦਿਖਾਈ। ੨੪੨੪। 


ਏਕ ਮਿਲੀ ਕਹਿ ਯੌ ਬਤੀਯਾ ਜੁ _ਹੁਤੀ ਬ੍ਰਿਜ ਭੂਖਨ ਕਉ ਅਤਿ ਪਿਆਰੀ। 
ਚੰਦੂਭਗਾ ਬ੍ਰਿਖਭਾਨੁ ਸੁਤਾ ਜੁ _ਧਰੇ ਤਨ _ਬੀਚ _ਕੁਸੁੰਭਨ ਸਾਰੀ। 


ਕੇਲ ਕਥਾ ਦਈ ਛੋਰਿ ਰਹੀ ਚਕਿ ਚਿਤ੍ਰਹ ਕੀ ਪੁਤਰੀ ਸੀ ਸਵਾਰੀ। 
ਸ੍ਯਾਮ ਭਨੈ ਬ੍ਰਿਜ ਨਾਥ ਤਬੈ ਸਬ ਗ੍ਰਾਰਿਨ ਗਿਆਨ ਹੀ ਮੈ ਕਰਿ ਡਾਰੀ। ੨੪੨੫। 


/ਠਸ਼ਨਘਦ ਧਨਾਸਰੀ 
ਸੁਨਿ ਪਾਈ ਬ੍ਰਿਜਬਾਲਾ ਮੋਹਨ ਆਏ ਹੈ ਕੁਰੁਖੇਤਿ। 
ਦਰਸਨ ਦੇਖਿ ਸਭੈ ਦੁਖ _ਬਿਸਰੇ ਬੇਦ ਕਹਤ ਜਿਹ ਨੇਤਿ। 
ਤਨ ਮਨ _ਅਟਕਿਓ ਚਰਨ ਕਵਲ ਸੋ ਧਨ ਨਿਵਛਾਵਰਿ ਦੇਤ। 
ਕ੍ਰਿਸਨ ਇਕਾਤਿ ਕੀਯੋ ਤਿਹ ਹੀ ਛਿਨ ਕਹਿਯੋ ਗਿਆਨ _ਸਿਖਿ ਲੇਹੁ। 
ਮਿਲ _ਬਿਛੁਰਨ ਦੋਊ ਇਹ ਜਗ _ਮੈ ਮਿਥਿਆ ਤਨੁ _ਅਸਨੇਹੁ। ੨੪੨੬। 


ਮਾਵੀਲ” 
ਬ੍ਰਿਜ ਨਾਇਕ ਠਾਢਿ ਭਏ ਉਠ ਕੈ ਸਭ ਗੁਆਰਨਿ ਕਉ ਐਸੇ ਗਿਆਨ ਦ੍ਰਿੜਾਏ। 
ਨੰਦ ਜਸੋਮਤਿ ਪੰਡੂ ਕੇ ਪੁਤ੍ਰਨ ਸੈਗਿ ਮਿਲੇ ਅਤਿ ਹੇਤੁ _ਬਢਾਏ। 
ਕੈਰਵ ਆਏ ਹੁਤੇ ਜਿਤਨੇ ਸਭ ਆਪਨੇ ਆਪਨੇ _ਧਾਮਿ _ਸਿਧਾਏ। 
ਸ੍ਯਾਮ ਭਨੈ _ਬਹੁਰੋ ਬ੍ਰਿਜਨਾਇਕ ਦੁਆਰਵਤੀ ਹੂ ਕੇ ਭੀਤਰ ਆਏ। _੨੪੨੭। 
ਦੰਹਰ” 
ਜਗਿ ਤਹਾ ਕਰ ਕੈ _ਚਲਿਯੋ ਸ੍ਯਾਮ _ਭਨੈ _ਬਸੁਦੇਵ। 
ਜਿਹ ਕੋ ਸੁਤ ਚਉਦਹ ਭਵਨ ਸਭ _ਦੇਵਨ ਕੋ _ਭੇਵ। ੨੪੨੮। 


ਕ੍ਰਿਸਨਾਵਤਾਰ 7੭੭੩ 


ਚ 


ਸਖੀ! (ਜਦੋਂ ਦੇ) ਸ੍ਰੀ ਕ੍ਰਿਸ਼ਨ ਮਥੁਰਾ ਨੂੰ ਗਏ ਹਨ, (ਉਦੋਂ ਤੋਂ ਆਪਣੇ) ਚਿਤ 
ਨਹੀਂ ਧਰਿਆ। (ਇਸ ਨੇ) ਚਿਤ ਵਿਚ ਜ਼ਰਾ ਜਿੰਨਾ ਮੋਹ ਨਹੀਂ 
“ਇਸ 

ਉਸ ਦ੍ਰਿਸ਼ ਦੀ ਉਪਮਾ ਇਸ ਤਰ੍ਹਾਂ ਕੀਤੀ ਕਿ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ 
ਮਾਨੋ ਆਪਣੀ ਇੱਛਾ _ਨਾਲ ਆਪਣੀ ਕੁੰਜ ਨੂੰ ਤਿਆਗ ਕੇ ਸੌਂਪ _ਚਲਾ ਗਿਆ 
| 

ਚੰਦੂਭਗਾ ਅਤੇ ਰਾਧਾ _ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ। ਸ੍ਹੀ ਕ੍ਰਿਸ਼ਨ 
(ਸਾਨੂੰ) ਛਡ ਕੇ ਮਥੁਰਾ ਚਲੇ ਗਏ ਅਤੇ ਬ੍ਰਜ _ਦੀ ਸਾਰੀ ਪ੍ਰੀਤ ਭੁਲਾ _ਦਿੱਤੀ। ਜਿਸ ਤਰ੍ਹਾਂ 
ਰਾਧਾ ਨੇ _'ਮਾਣ” ਕੀਤਾ ਸੀ, ਉਸੇ ਤਰ੍ਹਾਂ ਕ੍ਰਿਸ਼ਨ ਨੇ “ਮਾਣ” ਕੀਤਾ ਹੈ, (ਇਹੀ ਗੱਲ) _ਮਨ 
ਹੀ ਰਹੇ ਹੋ, ਹੁਣ ਸਾਨੂੰ ਆ ਕੇ 
ਦਿਖਾਈ ਦਿੱਤੀ ਹੈ।੨੪੨੪। 

ਇਕ ਗੋਪੀ ਇਸ ਤਰ੍ਹਾਂ ਗੌਲ ਕਹਿ ਕੇ ਹੁ 
ਸੀ। _ਚੰਦਰਭਗਾ _ਅਤੇ ਰਾਧਾ _ ਜਿਨ੍ਹਾਂ ਨੇ _ਸ਼ਰੀਰ ਉਤੇ ਕੁਸੁੰਭੇ ਰੰਗ _ਦੀਆਂ _ਸਾੜ੍ਹੀਆਂ ਪਾਈਆਂ 
ਹੋਈਆਂ ਸਨ; (ਉਨ੍ਹਾਂ ਨੇ) ਕ੍ਰੀੜਾ ਦੀ ਵਾਰਤਾ ਤਾਂ ਛਡ ਦਿੱਤੀ ਹੈ, (ਬਸ ਕ੍ਰਿਸ਼ਨ ਨੂੰ ਵੇਖ 
ਕੇ) ਡੌਰ ਭੌਰ ਹੋ ਰਹੀਆਂ ਹਨ _ਅਤੇ ਚਿਤਰ _ਦੀਆਂ _ਪੁਤਲੀਆਂ ਵਾਂਗ _ਲਗਦੀਆਂ _ਹਨ। 
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਰੀਆਂ ਗੋਪੀਆਂ ਨੂੰ _ਗਿਆਨਮਈ 
ਕਰ _ਦਿੱਤਾ।੨੪੨੫। 


/ਕਸ਼ਨਪਦ ਧਨਾਸਰੀ 


ਬੂਜ _ਦੀਆਂ _ਬਾਲੜੀਆਂ (ਮੁਟਿਆਰਾਂ) ਨੇ (ਇਹ _ਗੱਲ) ਸੁਣ ਲਈ ਕਿ ਸ੍ਹੀ ਕ੍ਰਿਸ਼ਨ 
ਕੁਰੁਕਸ਼ੇਤ] ਆਏ _ਹਨ। ਜਿਸ ਨੂੰ ਵੇਦ ਨੇ 'ਨੇਤਿ ਨੇਤਿ” ਕਿਹਾ ਹੈ, ਉਸ ਦੇ ਦਰਸ਼ਨ ਕਰ 
ਕੇ ਸਾਰੇ ਦੁਖ ਭੁਲ ਗਈਆਂ ਹਨ। ਉਸ ਦੇ ਕਮਲਾਂ ਨਾਲ ਤਨ ਅਤੇ ਮਨ ਅਟਕ 
ਗਿਆ ਹੈ ਅਤੇ ਉਸ ਉਤੋਂ ਧਨ _ ਨਿਛਾਵਰ ਦਿੱਤਾ ਹੈ। (ਉਨ੍ਹਾਂ ਨੂੰ) ਕ੍ਰਿਸ਼ਨ ਨੇ 


ਚਲੇ _ਗਏ। _(ਕਵੀ) ਸ਼ਿਆਮ _ ਕਹਿੰਦੇ 
ਗਈ ।੨੪੨੭। 
ਦੰਹਰ” 

(ਕਵੀ) ਸ਼ਿਆਮ _ਕਹਿੰਦੇ ਹਨ, _ਬਸਦੇਵ ਉਥੇ _ਯੱੌਂਗ _ਕਰ _ਕੇ (ਵਾਪਸ) ਚਲਿਆ 
ਹੈ _ਜਿਸ ਦਾ ਪੁੱਤਰ ਚੌਦਾਂ _ਲੋਕਾਂ _ਦੇ ਸਾਰਿਆਂ ਦੇਵਤਿਆਂ _ਦਾ ਦੇਵਤਾ _ਹੈ।੨੪੨੮। 


ਸੀ _ਦਸਮ-ਗ੍ਰੰਥ _ਸਾਹਿਬ 


ਦੱਖਣ? 
ਚਲਿਯੋ_ਸ੍ਯਾਮ ਜੂ ਪ੍ਰੇਮ ਬਢਾਈ। _ਪੂਜਿਯੋ ਚਰਨ ਪਿਤਾ ਕੇ _ਜਾਈ। 
ਤਾਤ ਜਬੈ _ਲਖਿ ਆਵਤ ਪਾਏ। ਤ੍ਰਿਭਵਨ ਕੇ ਕਰਤਾ _ਠਹਰਾਏ। ੨੪੨੯। 


ਬਹੁ ਬਿਧਿ ਹਰਿ ਕੀ ਉਸਤਤਿ ਕਰੀ। ਮੂਰਤਿ ਹਰਿ ਕੀ ਚਿਤ ਮੈ ਧਰੀ। 
ਆਪਨੋ ਪ੍ਰਭੁ _ਲਖਿ ਪੂਜਾ _ਕੀਨੀ। ਸ੍ਰੀ _ਜਦੁਬੀਰ ਜਾਨ ਸਭ _ਲੀਨੀ। _੨੪੩0। 


/ਇਿਤ ਡੀ ਟਲਮਆ #ਨੈਕੰ ਘਰਾਣੇ ਲੰਚ ਨਾਟਕ ਗੁੰਲੇ ਉਸਨਾਵਤਾਨੇ ਕੁਰਯੋਤ /ਨੈਲੈ ਗੰਨੇ ਕਰਕ 
ੂਹੰਨਨ ਕੰ _“ਨਆਆਨ ਮ੍ਰਤਏ ਦੂਰਵਤੀ ਸਾਤ ਭਲੇ _/ਨਆ0ੱਲ _ਨਆਘਤੰ/ 


ਅਥ ਦੇਵਕੀ ਕੇ ਛਠਹੀ ਪੁਤੁ ਬਲਿ ਲੋਕ ਤੇ ਲਿਆਇ ਦੇਨਿ ਕਥਨੰ 
ਹਾਵੰਯ” 

ਸੀ ਬ੍ਰਿਜਨਾਇਕ ਧੈ ਤਬ ਹੀ ਕਬਿ ਸ੍ਯਾਮ ਕਹੈ ਚਲਿ ਦੇਵਕੀ ਆਈ। 

ਚਉਦਹ ਲੋਕਨ ਕੇ ਕਰਤਾ ਤੁਮ ਸਤਿ ਇਹੈ ਮਨ ਮੈ ਠਹਰਾਈ। 

ਹੋ _ਮਧੁ ਕੀਟਭ ਕੇ ਕਰਤਾ ਬਧ ਐਸੇ ਕਰੀ ਹਰਿ ਜਾਨਿ ਬਡਾਈ। 

ਪੁੜੂ ਜਿਤੇ ਹਮਰੈ ਹਨੇ ਕੰਸ ਸੋਊ ਹਮ ਕਉ ਤੁਮ ਦੇਹੁ ਮੰਗਾਈ। ੨੪੩੧। 


ਆਨਿ ਦੀਏ ਬਲਿ ਲੋਕ ਤੇ ਬਾਲਕ ਮਾਇ ਕੇ ਬੈਨ ਜਬੈ ਸੁਨਿ ਪਾਏ। 
ਦੇਵਕੀ ਬਾਲਕ ਜਾਨਿ _ਤਿਨੈ ਕਬਿ _ਸ੍ਯਾਮ ਕਹੈ ਉਠਿ _ਕੈਠਿ _ਲਗਾਏ। 
ਜਨਮਨ ਕੀ_ਸੁਧਿ ਭੀ ਤਿਨ ਕੇ ਹਮ ਬਾਮਨ ਹੈ ਇਹ ਬੈਨ ਸੁਨਾਏ। 
ਮਾਤ ਪਿਤਾ ਹੂ ਕੇ ਦੇਖਤ ਹੀ ਤੇਊ ਬ੍ਰਹਮ ਕੇ ਲੋਕ ਕੀ ਓਰਿ ਸਿਧਾਏ। ੨੪੩੨। 


ਅਥ ਸੁਭਦ੍ਹਾ ਕੋ _ਬ੍ਯਾਹ _ਕਥਨੰ 
ਚੱਪਣਾ 
ਤੀਰਥ ਕਰਨ _ਪਾਰਥ ਤਬ ਧਾਯੋ। _ਦੁਆਰਵਤੀ ਜਦੁਪਤਿ _ਦਰਸਾਯੋ। 
ਅਉਰ ਸੁਭਦ੍ਹਾ ਰੂਪ _ਨਿਹਾਰਿਯੋ। ਚਿਤ ਕੋ_ਸੋਕ ਦੂਰਿ ਕਰਿ ਡਾਰਿਯੋ। ੨੪੩੩। 


ਯਾ ਕੋ ਬਰੋ ਇਹੈ ਚਿਤ ਆਯੋ। ਉਹ ਕੋ ਉਤੈ ਚਿਤ ਲਲਚਾਯੋ। 


ਜਦੁਪਤਿ _ਬਾਤ _ਸਭੈ ਇਹ ਜਾਨੀ। _ਬਰਿਓ _ਚਹਤ ਅਰਜੁਨ _ਅਭਿਮਾਨੀ। ੨੪੩੪। 


ਦੰਹਰ” 
ਪਾਰਥ ਨਿਕਟਿ ਬੁਲਾਇ ਕੈ ਕਹੀ ਕ੍ਰਿਸਨ ਸਮਝਾਇ। 
ਤੁਮ ਸੁ ਸੁਭਦ੍ਹਾ ਕੋ _ਹਰੋ ਹਉ ਨਹਿ ਲਰਿ ਹੋ ਆਇ। ੨੪੩੫। 


ਕ੍ਰਿਸਨਾਵਤਾਰ 7੭੫ 

ਚੱਪਣ/ 
ਪ੍ਰੇਮ ਨੂੰ ਵਧਾ ਕੇ ਸ੍ਰੀ ਕ੍ਰਿਸ਼ਨ ਚਲ ਪਏ। ਜਾ ਕੇ ਪਿਤਾ ਦੇ ਚਰਨਾਂ ਦੀ ਪੂਜਾ ਕੀਤੀ। 
ਪਿਤਾ ਨੇ ਜਦੋਂ (ਉਨ੍ਹਾਂ ਨੂੰ) ਆਉਂਦਿਆਂ _ਵੇਖਿਆ, (ਤਾਂ ਉਨ੍ਹਾਂ ਨੂੰ) _ਤ੍ਰਿਭਵਨ _ਦਾ _ਕਰਤਾ 


ਮੰਨ _ਲਿਆ।੨੪੨੯। 

ਬਹੁਤ ਤਰ੍ਹਾਂ ਨਾਲ ਕ੍ਰਿਸ਼ਨ ਦੀ ਉਸਤਤ _ਕੀਤੀ। ਸ੍ਰੀ ਕ੍ਰਿਸ਼ਨ ਦਾ ਸਰੂਪ ਚਿਤ ਵਿਚ 
ਟਿਕਾ _ਲਿਆ। _ ਆਪਣਾ _ ਪ੍ਰਭੂ ਜਾਣ _ਕੇ ਪੂਜਾ _ਕੀਤੀ। _ਸ੍ਰੀ ਕ੍ਰਿਸ਼ਨ _ਨੇ (ਉਸ) ਸਾਰੀ 
(ਅਵਸਥਾ _ ਨੂੰ) _ਜਾਣ _ਲਿਆ। _੨੪੩0। 

/2ਲੇਂ ਦਸ਼ਮ ਅਕੰਧ ਘਰਾਣ; ਲਾਂਦਤ ਨਾਟਕ ਗੁੱਝ ਦੇ ਸਨਾਵਤਾਰ ਦੇ ਕੁਲਯੰਤੂ _#ਵਲ ਯੱਗ ਕਰ ਕੇ 

ਨੱਪਆਂ ਨੂੰ ,'ਨਆਨ /ੇਤਾਾਇਆ ਅਤੇ ਦੁ#ਨਰਕਾ ਨੂੰ ਚਲੇ ਕਈ _ਆਨਆ/ਏ ਦੀ _ਨਨਾਖਤੀ/ 

ਹੁਣ ਦੇਵਕੀ ਦੇ ਛੇਆਂ ਪੁੰਤਰਾਂ ਨੂੰ ਬਲਿ ਲੋਕ ਤੋਂ ਲਿਆ ਦੇਣ ਦਾ ਕਥਨ 
੭ਾਵੀਯਾ 

ਕਵੀ ਸ਼ਿਆਮ ਕਹਿੰਦੇ _ਹਨ, _ਤਦੋੱਂ ਸਰੀ ਕ੍ਰਿਸ਼ਨ ਕੋਲ _ਦੇਵਕੀ ਚਲ _ਕੇ ਆਈ। 
(ਕਹਿਣ ਲਗੀ) ਮੈਂ ਮਨ ਵਿਚ ਯਕੀਨ ਕਰ _ਲਿਆ ਹੈ ਕਿ ਤੁਸੀਂ ਚੌਦਾਂ ਲੋਕਾਂ ਦੇ ਕਰਤਾ 
ਹੋ। (ਤੁਸੀਂ ਹੀ) ਮਧੁ ਅਤੇ ਕੈਟਭ ਦਾ ਬਧ _ਕਰਨ ਵਾਲੇ ਹੋ--(ਕ੍ਰਿਸ਼ਨ ਨੂੰ) ਪ੍ਰਭੂ ਜਾਣ ਕੇ 
ਇਸ ਤਰ੍ਹਾਂ ਵਡਿਆਈ _ਕੀਤੀ। _(ਅਤੇ _ਕਿਹਾ--) ਜਿਤਨੇ ਮੇਰੇ ਪੁੱਤਰ _ਕੰਸ _ਨੇ _ਮਾਰੇ _ਹਨ, 
ਉਹ _ ਤੁਸੀਂ ਮੈਨੂੰ ਮੰਗਵਾ _ਦਿਓ।੨੪੩੧। 

ਜਦੋਂ ਮਾਤਾ ਦੇ _ਬੋਲ ਸੁਣੇ ਤਾਂ ਬਲਿ-ਲੋਕ (ਪਾਤਾਲ) ਤੋਂ ਬਾਲਕ _ਲਿਆ _ਦਿੱਤੇ। 
ਕਵੀ ਸ਼ਿਆਮ _ਕਹਿੰਦੇ ਹਨ, ਦੇਵਕੀ ਨੇ ਉਨ੍ਹਾਂ ਨੂੰ ਪੁੱਤਰ ਜਾਣ ਕੇ ਗਲ ਨਾਲ ਲਾ _ਲਿਆ। 
(ਕ੍ਰਿਸ਼ਨ ਦੀ ਕ੍ਰਿਪਾ ਕਰ ਕੇ) ਉਨ੍ਹਾਂ ਨੂੰ (ਪਿਛਲੇ) ਜਨਮਾਂ ਦੀ ਯਾਦ ਆ ਗਈ ਅਤੇ ਉਨ੍ਹਾਂ 
ਨੇ ਬਚਨ ਸੁਣਾਏ ਕਿ ਅਸੀਂ ਬ੍ਰਾਹਮਣ ਹਾਂ। ਮਾਤਾ _ਪਿਤਾ ਦੇ ਦੇਖਦਿਆਂ ਹੀ ਉਹ ਬੂਹਮਾ 
ਦੇ ਲੋਕ ਨੂੰ ਚਲੇ _ਗਏ।੨੪੩੨। 


ਹੁਣ ਸੁਭਦ੍ਹਾ ਦੇ ਵਿਆਹ ਦਾ ਕਥਨ 
ਚੱਪਲਾਂ 

ਤਦ _ ਅਰਜਨ _ ਤੀਰਥ _(ਯਾਤ੍ਰਾ) _ਕਰਨ _ਲਈ _ਚਲ _ਪਿਆ। ਦੁਆਰਿਕਾ ਵਿਚ ਸ੍ਰੀ 
ਕ੍ਰਿਸ਼ਨ ਦਾ ਦਰਸ਼ਨ _ਕੀਤਾ ਅਤੇ _ਸੁਭਦ੍ਹਾ ਦਾ ਰੂਪ _ਵੇਖਿਆ। (ਉਸ ਉਤੇ ਮੋਹਿਤ ਹੋ ਕੇ) 
ਚਿਤ _ਦਾ ਗ਼ਮ ਦੂਰ ਕਰ _ਦਿੱਤਾ।੨੪੩੩। 

“ਇਸ _ਨਾਲ _ਵਿਆਹ _ ਕਰ _ਲਵਾਂ!--ਇਹ (ਵਿਚਾਰ ਉਸ ਦੇ) ਚਿਤ ਵਿਚ ਆ 
ਗਿਆ। _ਉਧਰ _ਉਸ _(ਸੁਭਦ੍ਹਾ) ਦਾ _ਚਿਤ _ਵੀ (ਅਰਜਨ ਲਈ) _ਲਲਚਾਇਆ। _ ਸ੍ਰੀ ਕ੍ਰਿਸ਼ਨ 
ਨੇ _ਇਹ _ਸਾਰੀ ਗੱਲ _ਜਾਣ _ਲਈ _(ਕਿ) _ਅਭਿਮਾਨੀ ਅਰਜਨ _(ਸੁਭਦ੍ਹਾ) ਨੂੰ _ਵਿਆਹੁਣਾ 
ਚਾਹੁੰਦਾ ਹੈ।੨੪੩੪। 
ਦੰਹਰਾ 
ਕੋਲ ਬੁਲਾ _ਕੇ ਸਾਰੀ ਗੱਲ _ਸਮਝਾ ਦਿੱਤੀ (ਕਿ) ਤੂੰ 
ਤੇਰੇ _ਨਾਲ _ ਲੜਨ _ ਨਹੀਂ _ ਆਵਾਂਗਾ।੨੪੩੫। 


ਧੁ ੩: 


ਕ੍ਰਿਸ਼ਨ ਨੇ ਅਰਜਨ 
ਹਰਣ _ਕਰ _ਲੈ 


੩ ੭ 


੭ 02੧੨ 


੭ ੭੬ ਸੀ _ਦਸਮ-ਗ੍ਰੰਥ _ਸਾਹਿਬ 


ਜਪਣ 
ਤਬ ਅਰਜੁਨ ਸੋਈ ਫੁਨਿ _ਕਰਿਓ। ਪੂਜਨ ਜਾਤ _ਸੁਭਦ੍ਹਾ _ਹਰਿਓ। 
ਜਾਦਵ ਸਭੈ ਕੋਪ ਤਬ ਭਰੇ। ਸ੍ਰੀ ਜਦੁਪਤਿ ਧੈ ਆਇ ਪੁਕਰੇ। ੨੪੩੬। 


ਹਾਵੀਯਾਂ 
ਸੀ ਬ੍ਰਿਜਰਾਜ ਤਬੈ ਤਿਨ ਸੋ ਕਬਿ ਸ੍ਯਾਮ ਕਹੈ ਇਹ _ਭਾਤਿ ਸੁਨਾਈ। 
ਬੀਰ ਬਡੇ ਤੁਮ ਹੂ ਹੋ ਕਹਾਵਤ ਜਾਇ ਮੰਡੋ ਤਿਹ ਸੈਗਿ ਲਰਾਈ। 
ਪਾਰਥ _ਸੋ ਰਨ ਮਾਡਨ _ਕਾਜ ਚਲੇ ਤੁਮਰੀ ਮਿਤ ਹੀ ਨਿਜਕਾਈ। 
ਕਿਉ ਨ ਚਲੋ ਤੁਮ ਮੈ ਤਬ ਤੈ ਤਜਿਓ ਆਹਵ ਸ੍ਯਾਮ ਇਹੈ ਠਹਿਰਾਈ। ੨੪੩੭। 


ਚੱਪਣ/ 
ਤਬ ਜੋਧਾ ਜਦੁਪਤਿ ਕੇ ਧਾਏ। ਪਾਰਥ ਕਉ ਏ ਬੈਨ ਸੁਨਾਏ। 
ਸੁਨ ਰੇ ਅਰਜੁਨ ਤੋ ਤੇ ਡਰਿ ਹੈ। ਮਹਾ ਪਤਿਤ ਤੇਰੋਂ ਬਧਿ ਕਰਿ ਹੈ। ੨੪੩੮। 


ਦੰਹਰ” 
ਪੰਡੂ ਪੁਤ ਜਾਨੀ ਇਹੈ ਮਾਰਤ ਜਾਦਵ ਮੋਰ। 
ਜੀਅ ਆਤੁਰ ਹੋਇ ਸਯਾਮ ਕਹਿ _ਚਲਿਯੋ ਦੁਆਰਕਾ _ਓਰਿ। ੨੪੩੯। 


ਮਾਵੀਲ” 
ਸੂਕ ਗਯੋ ਮੁਖ ਪਾਰਥ ਕੋ _ਮੁਸਲੀਧਰਿ ਜੀਤ ਜਬੈ ਗ੍ਰਿਹਿ ਆਯੋ। 
ਸੀ ਬ੍ਰਿਜਨਾਥ ਸਮੋਧ ਕੀਓ ਅਰੇ ਪਾਰਥ ਕਿਉ ਚਿਤ ਮੈ ਡਰ ਪਾਯੋ। 
ਬ੍ਯਾਹ _ਸੁਭਦ੍ਹਾ ਕੋ ਕੀਨ ਤਬੈ ਜਬ ਹੀ ਮੁਸਲੀਧਰਿ ਕਉ ਸਮਝਾਯੋ। 
ਦਾਜ ਦਯੋ ਜਿਹ ਪਾਰ ਨ _ਪਇਯਤ ਲੈ ਤਿਹ ਅਰਜੁਨ _ਧਾਮਿ _ਸਿਧਾਯੋ। ੨੪੪0। 


/2ਤ ਨੰ ਲੰਝਤ੍ੂਹ ਨਾਟਕ ਗੁੰਥੇਂ /ਕੈਸਨਾਵਤਾਨੇ ਘਾਰਥਾ ਨਭਦਾ ਕੰ ਹਰ ਕੇ 
ਲੂਯਾਹਾ ਕੰਨ _ਲਯਾਵਤ ਭਲੇ _/ਨ%7ਲ _%ਆਘਤੰ/ 


ਅਥ _ਮਿਥਲਾਪੁਰ ਰਾਜੇ ਅਰੁ _ਬ੍ਰਾਹਮਨ ਕਾ _ਪੁਸੰਗੁ ਅਰੁ _ਭਸਮਾੰਗਦ ਦੈਤ 
ਕੋ ਛਲ ਕੇ ਮਾਰ ਰੁਦੂ ਕੌ ਛਡਾਵਤ ਭਏ 
ਦੰਹਰ” 
ਮਿਥਲ ਦੇਸ ਕੋ ਭੂਪ ਇਕ _ਅਤਿਹੁਲਾਸ ਤਿਹ ਨਾਮ। 
ਜਦੁਪਤਿ _ਕੀ ਪੂਜਾ _ਕਰੈ _ਨਿਸਿ ਦਿਨ ਆਠੋ ਜਾਮ। _੨੪੪੧। 


ਮਤ ਕੇ ਦਿਜ ਇਕ ਥੋ ਤਹਾ ਬਿਨੁ ਹਰਿ ਨਾਮ ਨ ਲੇਇ। 
ਜੋ ਹਰਿ ਕੀ ਬਾਤੈ ਕਰੈ ਤਾਹੀ ਮੈ ਚਿਤ ਦੇਇ। ੨੪੪੨। 


ਕ੍ਰਿਸਨਾਵਤਾਰ ਉਨ 
ਚੱਪਣਾ 
ਫਿਰ ਅਰਜਨ ਨੇ ਉਸੇ ਤਰ੍ਹਾਂ _ਕੀਤਾ। ਪੂਜਾ ਨੂੰ ਜਾਂਦੀ ਹੋਈ ਸੁਭਦ੍ਹਾ ਨੂੰ ਹਰ _ਲਿਆ। 
ਤਦ ਸਾਰੇ _ਯਾਦਵ ਕ੍ਰੋਧ ਨਾਲ _ਭਰ _ਗਏ। (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਕੋਲ ਆ ਕੇ ਪੁਕਾਰ 
ਕੀਤੀ।੨੪੩੬। 
ਹਵੀਯਾਂ 


ਲੜਾਈ _ਕਰੋ। _ ਅਰਜਨ _ਨਾਲ _ ਯੁੱਧ ਲਈ ਚਲੇ ਹੋ, (ਇੰਜ ਲਗਦਾ ਰੈ) ਤੁਹਾਡੀ 
ਮੌਤ ਨੇੜੇ ਆ ਗਈ ਹੈ। (ਕ੍ਰਿਸ਼ਨ ਨੇ ਕਿਹਾ ਕਿ) ਤੁਸੀਂ ਜਾ ਕੇ (ਯੁੱਧ) ਕਿਉਂ ਨਹੀਂ (ਕਰਦੇ) 
ਮੈਂ ਤਾਂ ਤਦ ਤੋਂ ਯੁੱਧ ਛਡ ਦਿੱਤਾ ਹੈ, ਇਹੀ ਮੇਰਾ _ਪੌਕਾ _ਫੈਸਲਾ _ਹੈ।੨੪੩੭। 
ਚੱਪਲਾਂ 

ਤਦ ਸ੍ਰੀ ਕ੍ਰਿਸ਼ਨ ਦੇ ਯੋਧੇ _ਭਜ ਤੁਰੇ। ਅਰਜਨ ਨੂੰ ਇਹ _ਬੋਲ (ਕਹਿ) ਸੁਣਾਏ! 
ਹੇ ਅਰਜਨ! ਸੁਣ, (ਹੁਣ ਤਕ ਅਸੀਂ) ਤੇਰੇ ਤੋਂ ਡਰਦੇ ਰਹੇ ਹਾਂ। ਹੇ ਮਹਾ ਪਾਪੀ! (ਅਜ 
ਅਸੀਂ) ਤੇਰਾ _ਬਧ _ ਕਰਦੇ _ਹਾਂ।੨੪੩੮। 
ਦੰਹਰਾ 

ਪੰਡੁ ਪੁੱਤਰ (ਅਰਜਨ) ਨੇ _ਇਹ _ਜਾਣ ਲਿਆ _ਕਿ ਯਾਦਵ ਮੈਨੂੰ ਮਾਰ _ਦੇਣਗੇ। 
(ਕਵੀ) ਸ਼ਿਆਮ _ਕਹਿੰਦੇ ਹਨ, (ਇਸ ਲਈ) ਮਨ ਵਿਚ ਆਤੁਰ ਹੋਕੇ ਦੁਆਰਿਕਾ ਵਲ 
ਚਲ _ਪਿਆ।੨੪੩੯। 


ਕਹ 


੭ਾਵੀਯਾ 
ਸੁਕ _ਗਿਆ। ਸੂਹੀ ਕ੍ਰਿਸ਼ਨ ਨੇ _ਉਸ ਨੂੰ `_ਸਮਝਾਇਆ--ਹੇ ਅਰਜਨ! _ (ਤੂੰ) 
ਡਰ ਗਿਆ ਹੈਂ। ਜਦ (ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਸਮਝਾ ਦਿੱਤਾ ਤਾਂ ਸੁਭਦ੍ਹਾ ਨਾਲ ਉਸ 
ਦਾ ਵਿਆਹ ਕਰ ਦਿੱਤਾ। ਇਤਨਾ ਦਾਜ ਦਿੱਤਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, 
ਜਿਸ ਨੂੰ ਲੈ ਕੇ ਅਰਜਨ (ਆਪਣੇ) _ਘਰ _ ਨੂੰ ਚਲਾ _ਗਿਆ।੨੪੪0। 
/ਟੈਲੋ ਹੀ ਲੰਚਤੁ ਨਾਟਕ ਗੁੰਥ ਦੇ /ਨੈਸ਼ਨਾਫਤਾਨ /ਵੋਚ #ਰਜਨ ਲਭਦਾ ਨੂੰ ਹਰ ਕੇ 
%ਤੇ /ਵੋਆਹਾ ਕੇ ਲੈ %/ਏ%ਨ _%ਧ%7ਟ ਦੀ ਸਮਘਤੀ/ 
ਹੁਣ ਮਿਥਲਾਪੁਰ ਰਾਜੇ ਅਤੇ ਬ੍ਰਾਹਮਣ ਦਾ ਪ੍ਰਸੰਗ ਅਤੇ _ਭਸਮਾਂਗਦ ਦੈੱਤ 
ਛਲ ਕੇ ਮਾਰਨਾ ਅਤੇ ਰੁਦੂ ਨੂੰ ਛੁੜਾਉਣਾ 


ਜਦੋਂ _ਬਲਰਾਮ ਅਰਜਨ ਨੁੰ ਜਿਤ ਕੇ ਘਰ ਲੈ ਆਇਆ ਤਾਂ ਅਰਜਨ 
ਚਿਤ 


0੨੧੨ 


ਇਕ ਰਾਜਾ 
ਦਿਨ _ਅਠੇ ਪਹਿਰ ਸ੍ਰੀ ਕ੍ਰਿਸ਼ਨ ਦੀ ਪੂਜਾ _ਕਰਦਾ _ਸੀ। ੨੪੪੧ 
ਉਥੇ ਸੀ, ਉਹ “ਹਰਿ ਨਾਮ” ਤੋਂ ਬਿਨਾ (ਹੋਰ ਕਿਸੇ ਦਾ 
ਨਾਂ) ਨਹੀਂ ਲੈਂਦਾ ਸੀ। ਜੋ (ਕੋਈ) ਹਰਿ ਦੀ ਗੱਲ ਕਰਦਾ ਸੀ, ਉਸ ਨਾਲ ਹੀ ਚਿਤ ਜੋੜ 


16 ਸੀ _ਦਸਮ-ਗ੍ਰੰਥ _ਸਾਹਿਬ 


੭ਵੀਯ” 
ਭੂਪਤਿ ਜਾਇ ਦਿਜੋਤਮ ਕੇ ਗ੍ਰਿਹਿ ਹੇਰਹਿ ਸ੍ਰੀ _ਬ੍ਰਿਜਨਾਥ ਬਿਚਾਰੈ। 
ਅਉਰ ਕਛੂ ਨਹਿ ਬਾਤ ਕਰੈ ਕਬਿ ਸ੍ਯਾਮ ਕਹੈ ਦੋਊ ਸਾਝ _ਸਵਾਰੈ। 
ਬਿਪ੍ਰ ਕਹੈ ਘਨਿ ਸ੍ਯਾਮ ਹੀ ਆਇ ਹੈ ਸ੍ਯਾਮ ਹੀ ਆਇ ਹੈ ਕੂਪ ਉਚਾਰੈ। 
ਸੀ ਬ੍ਰਿਜ ਨਾਇਕ ਕੀ ਚਰਚਾ ਸੰਗ ਸਾਸ ਘਰੀ ਪੁਨਿ ਜਾਮਨ ਟਾਰੈ। ੨੪੪੩। 


ਭੂਪ ਦਿਜੋਤਮ ਕੀ ਅਤਿ ਹੀ ਹਰਿ ਜੂ ਮਨ ਮੈ ਜਬ ਪ੍ਰੀਤਿ ਬਿਚਾਰੀ। 

ਮੇਰੇ ਹੈ ਧਿਆਨ ਕੇ ਬੀਚ ਪਰੇ ਇਹ ਅਉਰ ਕਥਾ ਗ੍ਰਿਹ ਕੀ ਜੁ ਬਿਸਾਰੀ। 
ਦਾਰੁਕ ਕਉ ਕਹਿ ਸ੍ਯੰਦਨ ਪੈ ਜੁ ਕਰੀ ਪ੍ਰਭ ਜੀ ਤਿਹ 'ਓਰਿ ਸਵਾਰੀ। 
ਸਾਧਨ ਜਾਇ ਸਨਾਥ ਕਰੋਂ ਅਬ ਸ੍ਰੀ ਬ੍ਰਿਜਨਾਥ ਇਹੈ ਜੀਅ ਧਾਰੀ। ੨੪੪੪। 


ਜੱਪਣ/ 
ਤਬ ਜਦੁਪਤਿ ਦੁਇ ਰੂਪ ਬਨਾਯੋ। ਇਕ ਦਿਜ ਕੈ ਇਕ ਨ੍ਰਿਪ ਕੇ ਆਯੋ। 
ਦਿਜ ਨ੍ਰਿਪ ਅਤਿ ਸੇਵਾ ਤਿਹ _ਕਰੀ। ਚਿਤ ਕੀ ਸਭ ਚਿੰਤਾ ਪਰਹਰੀ। ੨੪੪੫। 


ਦੰਹਰ” 
ਚਾਰ ਮਾਸ ਹਰਿ ਜੂ ਤਹਾ ਰਹੇ ਬਹੁਤੁ ਸੁਖ ਪਾਇ। 
ਬਹੁਰੁ ਆਪੁਨੇ ਗ੍ਰਿਹ ਗਏ ਜਸ ਕੀ ਬੰਬ ਬਜਾਇ। ੨੪੪੬। 
ਇਕ ਕਹਿ ਗੇ ਦਿਜ ਭੂਪ ਕਉ ਬ੍ਰਿਜ ਪਤਿ ਕਰਿ ਇਸ ਨੇਹੁ। 
ਬੇਦ ਚਾਰਿ ਜਿਉ ਮੁਹਿ ਜਪੈ ਤਿਉ ਮੁਹਿ ਜਪੁ ਸੁਨਿ ਲੇਹੁ। ੨੪੪੭। 


/ਛੱਤਾ ਸੀ ਦਸਮ #ਕੰਸ ਘਰਾਣੇ ਲਚਤਾ ਨਾਟਕੇ ਗੁੰਲੇ_ਮ੍ਰੋਲਨਾਵਤਾਨੇ ਕਾਨ੍ਹ ਲੂ ਰਲਾ ਤਥਾ /ਏਜ 
ਕੋ ਦਰਸ਼ਨ ਦੇ ਗਨ ਮਰਿਹ ਕੋ _ ਸਾਤ ਭਲੇ ਆਏ ਨਆਪਤੰ/” 
ਅਥ ਰਾਜਾ ਪਰੀਛਿਤ ਜੀ ਤਥਾ ਸੁਕਦੇਵ ਪਰਸਪਰ ਬਾਚ 
ਮਾਵੀਯ” 
ਕਾ ਬਿਧਿ ਗਾਵਤ ਹੈ ਗੁਨ ਬੇਦ ਸੁਨੋ ਤੁਮ ਤੇ ਸੁਕ ਇਉ ਜੀਯ ਆਈ। 
ਤਿਆਗਿ ਸਭੈ ਫੁਨਿ ਧਾਮ ਕੇ ਲਾਲਚ _ਸ੍ਯਾਮ _ਭਨੈ ਪ੍ਰਭ _ਕੀ _ਜਸਤਾਈ। 
ਇਉ ਗੁਨ ਗਾਵਤ ਬੇਦ ਸੁਨੋ ਤੁਮ ਰੰਗ ਨ ਰੂਪ ਲਖਿਯੋ ਕਛੂ ਜਾਈ। 
ਇਉ ਸੁਕ ਬੈਨ ਕਹੈ ਨ੍ਰਿਪ ਸੋ ਨ੍ਰਿਪ ਸਾਚ ਰਿਦੇ ਅਪੁਨੇ ਠਹਰਾਈ। ੨੪੪੮। 
ਰੰਗ ਨ ਰੇਖ ਅਭੇਖ ਸਦਾ ਪੂਭ ਅੰਤ ਨ ਆਵਤ ਹੈ ਜੁ ਬਤਇਯੈ। 
ਚਉਦਹੂ ਲੋਕਨ ਮੈ ਜਿਹ ਕੋ _ਦਿਨਿ ਰੈਨਿ ਸਦਾ ਜਸੁ ਕੇਵਲ ਗਇਯੈ। 


੧. ਬਹੁਤੀਆਂ ਬੀੜਾਂ ਵਿਚ ਇਸ _ਉਕਤੀ ਨੂੰ ਅਗਲੀ _'ਅਥ” _ਉਕਤੀ ਨਾਲ _ਰਲਗਡ _ਕਰ ਦਿੱਤਾ ਗਿਆ ਹੈ 


ਕ੍ਰਿਸਨਾਵਤਾਰ 7੭੯ 


ਮਾਵੀਯ” 

(ਮਿਥਲਾ ਦਾ) ਰਾਜਾ ਉਸ ਸੂਸ਼ਠ ਬ੍ਰਾਹਮਣ ਦੇ ਕੇ 
ਦਾ ਹੀ ਵਿਚਾਰ _ਕਰਦਾ। _ਕਵੀ ਸ਼ਿਆਮ ਕਹਿੰਦੇ ਹਨ, ਉਹ ਦੋਵੇਂ ਸਵੇਰੇ ਅਤੇ ਸ਼ਾਮ ਹੋ 
ਕੋਈ _ਗੌਲ ਨਹੀਂ ਕਰਦੇ _ਸਨ। _ ਬ੍ਰਾਹਮਣ ਕਹਿੰਦਾ ਕਿ ਸ੍ਰੀ 
ਰਾਜਾ ਵੀ ਕਹਿੰਦਾ ਸੀ ਕਿ ਸ਼ਿਆਮ ਜੀ ਆਉਣਗੇ। ਸ੍ਰੀ ਕ੍ਰਿਸ਼ਨ ਬਾਰੇ _ਚਰਚਾ _ਨਾਲ 
ਸ੍ਰਾਸ, _ਘੜੀਆਂ _ ਅਤੇ _ ਰਾਤਾਂ __ਗੁਜ਼ਾਰਦੇ _ਸਨ।੨੪੪੩। 


ਨੇ) ਘਰ ਦੀ ਹੋਰ ਵਿਵਸਥਾ ਭੁਲਾ ਦਿੱਤੀ ਹੈ। _ਰਥਵਾਨ ਨੂੰ ਕਹਿ ਕੇ ਅਤੇ ਰਥ ਉਤੇ 


ਸਵਾਰ ਹੋ ਕੇ, ਸੂ ਕ੍ਰਿਸ਼ਨ ਨੇ _ਉਸ ਪਾਸੇ ਵਲ ਚਾਲੇ ਪਾ ਦਿੱਤੇ। “ਹੁਣ ਉਨ੍ਹਾਂ ਸਾਧ ਪੁਰਸ਼ਾਂ 


੨੦ = 


ਨੂੰ ਸਨਾਥ _ਕਰਾਂ”--ਸ੍ਰੀ ਕ੍ਰਿਸ਼ਨ ਨੇ ਇਹੀ _ਮਨ _ਵਿਚ _ਧਾਰ _ਲਈ।੨੪੪੪। 


ਤਦ ਸ੍ਰੀ ਕ੍ਰਿਸ਼ਨ ਨੇ ਦੋ ਰੂਪ ਧਾਰਨ _ਕੀਤੇ। ਇਕ (ਰੂਪ) ਬ੍ਰਾਹਮਣ ਦੇ 
ਘਰ _ਆਇਆ। ਰਾਜੇ ਅਤੇ ਬ੍ਰਾਹਮਣ ਨੇ _(ਆਪਣੇ ਆਪਣੇ ਘਰ) _ਉਸ 
ਚਿਤ _ਦੀ _ਸਾਰੀ _ ਚਿੰਤਾ _ਦੂਰ _ ਕਰ _ਦਿੱਤੀ।੨੪੪੫। 
ਦੰਹਰ” 

ਚਾਰ ਮਹੀਨਿਆਂ ਤਕ ਕ੍ਰਿਸ਼ਨ ਜੀ ਉਥੇ ਰਹੇ ਅਤੇ ਬਹੁਤ ਸੁਖ _ਪਾਇਆ। ਫਿਰ 
ਯਸ਼ _ਦਾ _ਧੌਂਸਾ ਵਜਾ ਕੇ ਆਪਣੇ ਘਰ _ ਗਏ।੨੪੪੬। 

ਇਸ ਪ੍ਰੇਮ ਕਾਰਨ ਸ੍ਰੀ ਕ੍ਰਿਸ਼ਨ ਰਾਜੇ ਅਤੇ ਬ੍ਰਾਹਮਣ ਨੂੰ ਇਕ (ਗੱਲ) ਕਹਿ ਗਏ 
(ਕਿ) ਜਿਵੇਂ ਮੈਨੂੰ ਚਾਰ _ਵੇਦ _ਜਪਦੇ ਹਨ, ਤਿਵੇਂ ਮੈਨੂੰ ਜਪੋ, (ਇਹ _ਗੱੌਲ ਧਿਆਨ ਨਾਲ) 
ਸੁਣ ਲਵੇ।੨੪੪੭। 

/ਏਲੋਂ ਹੀ ਦਲ ਨਕੰਧ ਘਰਾਣ; ਲੂ ਨਾਟਕ ਗਕੁੱਥ ਟੇ ੈ੍‌ਸ਼ਨਾਵਤਾਰ ਦੇ /ਕੈਸ਼_ ਲੀ ਦਾ 

ਰਾਜਾ #ਤੇ ਠਾਹਮਣ ਨੂੰ ਦਰਸ਼ਨ ਦੇ ਕੇ ਘਰ ਸਾਣ; ੭%8%/ਏ ਦੀ ਨਮਘਤ/ 


ਹੁਣ ਸੁਕਦੇਵ ਅਤੇ ਰਾਜਾ _ਪਰੀਕਸ਼ਿਤ ਦੀ ਆਪਸ ਵਿਚ ਗਲਬਾਤ 
੭ਾਵੀਯਾ 

(ਪ੍ਰਭੂ ਦੇ) ਗੁਣ ਵੇਦ ਕਿਸ _ਰੀਤ ਨਾਲ _ਗਾਉਂਦੇ _ਹਨ--ਹੇ ਸ਼ੁਕਦੇਵ! ਤੇਰੇ ਕੋਲੋਂ 
(ਇਸ ਦਾ ਉੱਤਰ) ਸੁਣਾਂ, (ਇਹ ਵਿਚਾਰ ਮੇਰੇ) ਮਨ ਵਿਚ ਆਇਆ ਹੈ। (ਕਵੀ) ਸ਼ਿਆਮ 
ਕਹਿੰਦੇ _ਹਨ, _ਘਰ _ਦੇ ਸਾਰੇ _ਲਾਲਚ _ਤਿਆਗ _ਕੇ ਪ੍ਰਭੂ 
ਚਾਹੀਦਾ _ਹੈ। ਤੁਸੀਂ _(ਧਿਆਨ ਪੂਰਵਕ) _ ਸੁਣੋ, ਵੇਦ 
(ਉਸ ਦਾ) ਰੰਗ, ਰੂਪ ਕੁਝ _ਜਾਣਿਆ ਨਹੀਂ ਜਾ _ਸਕਦਾ। _ਇਸ ਤਰ੍ਹਾਂ ਦੇ ਬਚਨ _ਸ਼ੁਕਦੇਵ 
ਨੇ ਰਾਜੇ ਨੂੰ _ਕਹੇ। ਰਾਜੇ (ਨੇ ਸੁਣ ਕੇ) ਹਿਰਦੇ ਵਿਚ ਸਚ _ਕਰ ਕੇ ਮੰਨ ਲਏ।੨੪੪੮। 

(ਉਸ) ਪ੍ਰਭੂ ਦਾ _ਰੰਗ-ਰੇਖ ਨਹੀਂ ਹੈ, ਸਦਾ _ਅਭੇਖ ਹੀ ਹੈ, ਉਸ ਦਾ ਅੰਤ (ਹੱਥ) 
ਨਹੀਂ ਆਉਂਦਾ, ਜੇ _ਦਸ _ਸਕੀਏ। ਚੌਦਾਂ ਲੋਕਾਂ ਵਿਚ ਸਦਾ ਰਾਤ ਦਿਨ, ਕੇਵਲ ਜਿਸ ਦਾ 


੭੮0 


ਸੀ _ਦਸਮ-ਗ੍ਰੰਥ _ਸਾਹਿਬ 


ਮਿਨ ਹਰੀ ਉਰਿ ਗਨ ਨੀ ਬਰ ਵਿ “ਸਿ (ਸਤ ਇਹ 
ਬੇਦ ਜਪੈ ਜਿਹ ਕੋ ਤਿਹ ਜਾਪ ਸਦਾ ਕਰੀਯੈ ਨ੍ਰਿਪ ਯੌ ਸੁਨਿ ਲਇਯੈ। ੨੪੪੯। 


ਜਾਹਿ ਕੀ ਦੇਹ ਸਦਾ ਗੁਨ ਗਾਵਤ ਸ੍ਯਾਮ ਜੂ ਕੇ ਰਸ ਕੇ ਸੰਗ ਭੀਨੀ। 
ਤਾਹਿ ਪਿਤਾ ਹਮਰੇ ਸੰਗ ਬਾਤ ਕਹੀ ਤਿਹ ਤੇ ਹਮ ਹੂ ਸੁਨਿ ਲੀਨੀ। 
ਜਿ ਮਿ ਰਿ ਭਿ ਪਰੀ ਤੀ 


ਤਾਹਿ ਸਦਾ ਰੁਚਿ ਸੋ ਜਪੀਐ ਨ੍ਰਿਪ ਕੋ ਸੁਕਦੇਵ ਇਹੈ ਮਤਿ _ਦੀਨੀ। ੨੪੫0। 


ਕਸਟ ਕੀਏ ਜੋਨ ਆਵਤ ਹੈ ਕਰਿ ਸੀਸ ਜਟਾ ਧਰੇ ਹਾਥਿ ਨ ਆਵੈ। 
ਬਿਦਿਆ ਪੜੇ ਨ ਕੜੇ ਤਪ ਸੋ ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ। 
ਬੀਨ ਬਜਾਇ ਸੁ ਨ੍ਰਿਤ ਦਿਖਾਇ ਬਤਾਇ ਭਲੇ ਹਰਿ ਲੋਕ ਰਿਝਾਵੈ। 
ਪ੍ਰੇਮ ਬਿਨਾ ਕਰ ਮੋ ਨਹੀ ਆਵਤ ਬ੍ਰਹਮ ਹੂ ਸੋ_ਜਿਹ ਭੇਦ ਨ ਪਾਵੈ। ੨੪੫੧। 


ਖੋਜ ਰਹੇ ਰਵਿ ਸੇ ਸਸਿ ਸੇ ਤਿਹ ਕੋ ਤਿਹ ਕੋ ਕਛੁ ਅੰਤ ਨ ਆਯੋ। 
ਰੁਦੂ ਕੇ ਪਾਰ ਨ ਪਇਯਤ ਜਾਹਿ ਕੇ ਬੇਦ ਸਕੈ ਨਹਿ ਭੇਦ ਬਤਾਯੋ। 
ਨਾਰਦ ਤੂੰਬਰ ਲੈ ਕਰਿ ਬੀਨ ਭਲੇ ਬਿਧਿ ਸੋ ਹਰਿ ਕੋ ਗੁਨ ਗਾਯੋ। 
ਸ੍ਯਾਮ ਭਨੈ ਬਿਨੁ ਪ੍ਰੇਮ ਕੀਏ ਬ੍ਰਿਜ ਨਾਇਕ ਸੋ ਬ੍ਰਿਜ ਨਾਇਕ ਪਾਯੋ। ੨੪੫੨। 


ਦੰਹਰ” 
ਜਬ ਨ੍ਰਿਪ ਸੋ ਸੁਕ ਯੌ _ਕਹਿਯੋ ਤਬ ਨ੍ਰਿਪ ਸੁਕ ਕੇ ਸਾਥ। 
ਹਰਿ ਜਨ ਦੁਖੀ ਸੁਖੀ ਸੁ ਸਿਵ ਰਹੈ ਸੁ ਕਹੁ ਮੁਹਿ ਗਾਥ। ੨੪੫੩। 


ਜੱਪਣ/ 
ਜਬ ਸੁਕ ਸੋ ਯਾ ਬਿਧ ਕਹਿਯੋ। ਦੀਬੋ ਤਬ ਸੁਕ ਉਤਰ ਚਹਿਯੋ। 
ਇਹੈ _ਜੁਧਿਸਟਰ ਕੈ ਜੀਅ ਆਯੋ। ਹਰਿ ਪੂਛਿਓ ਹਰਿ ਭੇਦ ਸੁਨਾਯੋ। ੨੪੫੪। 


ਨਕ ਬਾਠ 

ਦੰਹਰਾ 
ਸੁਨਿ ਭੂਪਤਿ ਯਾ ਜਗਤ ਮੈ ਦੁਖੀ ਰਹਤ ਹਰਿ _ਸੰਤ। 
ਅੰਤਿ ਲਹਤ ਹੈ ਮੁਕਤਿ ਫਲ ਪਾਵਤ ਹੈ _ਭਗਵੰਤ। ੨੪੫੫। 


ਕ੍ਰਿਸਨਾਵਤਾਰ ੭੮੧ 


ਯਸ਼ ਗਾਇਆ ਜਾਂਦਾ ਹੈ। ਗਿਆਨ ਵਿਚ, ਧਿਆਨ ਵਿਚ 
(ਰਸ) ਵਿਚ ਜਿਸ ਨੂੰ ਯਾਦ ਕੀਤਾ ਜਾਂਦਾ ਹੈ। ਜਿਸ ਨੂੰ 
ਜਾਪ _ ਕਰਨਾ _ ਚਾਹੀਦਾ _ਹੈ--ਹੇ ਰਾਜਨ! ਇਸ _ ਤਰਾਂ 


ਜਿਸ ਦੀ ਦੇਹ ਕ੍ਰਿਸ਼ਨ ਜੀ ਦੇ ਰਸ ਨਾਲ ਭਿਜੀ ਹੋਈ 
ਉਸ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਸੀ, ਉਸ ਕੋਲੋਂ ਮੈਂ ਵੀ ਸੁ 
(ਸੀ _ਕਿਸ਼ਨ) ਦਾ ਜਾਪ _ਜਪਦੇ _ਹਨ। ਉਹੀ ਨਹੀਂ ਜਪਦਾ ਜਿਸ 

ਨੂੰ ਸਦਾ ਰੁਚੀ ਪੂਰਵਕ _ ਜਪਣਾ _ਚਾਹੀਦਾ _ਹੈ--ਸ਼ੁਕਦੇਵ ਨੇ ਇਹੀ 


ਦਿੱਤੀੀ।੨੪੫0। 


ਮੀਟਣ ਨਾਲ _ਅਤੇ _ਗੁਣ ਗਾਉਣ ਨਾਲ (ਪ੍ਰਾਪਤ) ਨਹੀਂ _(ਹੋਇਆ)। _ਬੀਣਾ ਨੂੰ ਵਜਾ 
ਤਵ 
(ਪਰ) ਪ੍ਰੇਮ ਤੋਂ ਬਿਨਾ ਬੂਹਮ ਹੱਥ ਵਿਚ ਨਹੀਂ ਆਉਂਦਾ, (ਕਿਉਂਕਿ) ਉਸ ਦੇ ਭੇਦ ਨੂੰ ਨਹੀਂ 
ਪਾਇਆ ਜਾ _ਸਕਦਾ।੨੪੫੧। 
ਸੂਰਜ ਵਰਗੇ, ਚੰਦੂਮਾ ਜਿਹੇ ਖੋਜ ਰਹੇ ਹਨ, (ਪਰ) ਉਨ੍ਹਾਂ ਨੂੰ ਉਸ ਦਾ ਕੁਝ ਅੰਤ 
(ਪਾਪਤ) ਨਹੀਂ ਹੋਇਆ। (ਜਿਸ ਦਾ ) ਰੁਦੁ ਤੋਂ ਵੀ ਪਾਰ ਨਹੀਂ ਪਾਇਆ ਜਾ ਸਕਿਆ 
ਦੇ ਭੇਦ 


ਅਤੇ ਜਿਸ ਨੂੰ ਵੇਦ ਵੀ ਨਹੀਂ ਦਸ ਸਕੇ। ਨਾਰਦ ਨੇ ਹੱਥ ਵਿਚ ਤੂੰਬਾ ਅਤੇ _ਬੀਣਾ 
ਲੈ ਕੇ ਚੈਗੀ ਤਰ੍ਹਾਂ ਹਰਿ ਦੇ ਗੁਣ ਗਾਏ ਹਨ। (ਕਵੀ) ਸ਼ਿਆਮ ਕਹਿੰਦੇ ਹਨ, ਕਿ ਬਿਨਾ 
ਪ੍ਰੇਮ ਕੀਤਿਆਂ ਕ੍ਰਿਸ਼ਨ ਵਰਗਿਆਂ ਨੇ _ਵੀ ਕ੍ਰਿਸ਼ਨ (ਪਰ੍ਭੂ) _ ਨੂੰ ਨਹੀਂ _ਪਾਇਆ।੨੪੫੨। 


ਜਦ ਸ਼ੁਕਦੇਵ ਨੇ ਰਾਜੇ ਨੂੰ ਇਸ ਤਰ੍ਹਾਂ ਕਿਹਾ, ਤਦ ਰਾਜੇ ਨੇ ਸ਼ੁਕਦੇਵ ਪਾਸ (ਬੇਨਤੀ 
ਕੀਤੀ--) _“ਹਰਿਜਨ” (ਇਸ _ਸੰਸਾਰ ਵਿਚ) ਦੁਖੀ ਰਹਿੰਦੇ ਹਨ ਅਤੇ ਸ਼ਿਵ (ਭਗਤ) ਸੁਖੀ 
ਰਹਿੰਦੇ _ਹਨ, ਮੈਨੂੰ ਇਹ _ ਗਾਥਾ _ਦਸੋ।੨੪੫੩। 
ਚੱਪਣ/ 

ਜਦ ਸ਼ੁਕਦੇਵ ਨੂੰ (ਰਾਜੇ ਨੇ) ਇਸ ਤਰ੍ਹਾਂ _ਕਿਹਾ। _ਤਦ ਸ਼ੁਕਦੇਵ ਨੇ _ਉੱਤਰ _ਦੇਣਾ 
ਚਾਹਿਆ। _ਇਹੀ (ਪੂਸ਼ਨ) _ਯੁਧਿਸ਼ਠਰ ਦੇ ਮਨ ਵਿਚ ਵੀ ਆਇਆ ਸੀ। (ਉਸ ਨੇ) ਸ੍ਰੀ 
ਕ੍ਰਿਸ਼ਨ ਪਾਸੋ ਪੁਛਿਆ _ਸੀ ਅਤੇ ਸ੍ਰੀ ਕ੍ਰਿਸ਼ਨ ਨੇ (ਸਾਰਾ) ਭੇਦ ਸੁਣਾਇਆ _ਸੀ।੨੪੫੪। 
ਡਕਾਟੌਵ ਨੰ _/ਨੈਹਾ-- 
ਦੰਹਾਰ” 

ਹੇ ਰਾਜਨ! ਸੁਣੋ, ਇਸ ਜਗਤ ਵਿਚ ਹਰਿ ਦੇ ਸੰਤ (ਹਰਿ-ਜਨ) ਸਦਾ ਦੁਖੀ ਰਹਿੰਦੇ 
ਹਨ। _(ਪਰ) ਅੰਤ ਨੂੰ ਮੁਕਤੀ ਰੂਪ _ਫਲ _ਹਾਸਲ _ਕਰਦੇ ਹਨ ਅਤੇ _ਭਗਵਾਨ ਨੂੰ ਪ੍ਰਾਪਤ 


ਕਰ _ਲੈੱਦੇ _ਹਨ।੨੪੫੫। 


ਇ੨ ਸੀ _ਦਸਮ-ਗ੍ਰੰਥ _ਸਾਹਿਬ 


ਸਰਨਾ 
ਰੁਦੂ ਭਗਤ ਜਗ ਮਾਹਿ _ਸੁਖ ਕੇ ਦਿਵਸ ਸਦਾ ਭੁਰੈ। 
ਮਰੈ ਫਿਰਿ ਆਵਹਿ ਜਾਹਿ ਫਲੁ ਕਛੁ ਲਹੈ ਨ ਮੁਕਤਿ ਕੋ। ੨੪੫੬। 


ਮਾਵੀਲ” 
ਸੁਨ ਲੈ ਭਸਮਾਗਦ ਦੈਤ ਹੁਤੋ ਤਿਹ ਨਾਰਦ ਤੇ ਜਬ ਹੀ ਸੁਨਿ ਪਾਯੋ। 
ਰੁਦੂ ਕੀ ਸੇਵ ਕਰੀ ਰੁਚਿ ਸੋ ਬਹੁਤੇ ਦਿਨ ਰੁਦੂਹਿ ਕੋ ਰਿਝਵਾਯੋ। 
ਆਪਨੇ ਮਾਸਹਿ ਕਾਟਿ ਕੈ ਆਗ ਮੈ ਹੋਮ ਕਰਿਯੋ ਨ ਰਤੀ ਕੁ ਡਰਾਯੋ। 
ਹਾਥ ਧਰੋਂ ਜਿਹ ਕੇ ਸਿਰ ਪੈ ਤਿਹ ਛਾਰ ਉਡੈ ਸੁ ਇਹੈ ਬਰੁ ਪਾਯੋ। ੨੪੫੭। 


ਹਾਥ ਧਰੋ_ਜਿਹ ਕੈ ਸਿਰ ਧੈ ਤਿਹ ਛਾਰ ਉਡੈ ਜਬ ਹੀ ਬਰੁ ਪਾਯੋ। 
ਰੁਦੂ ਹੀ ਕਉ ਪੂਥਮੈ ਹਤਿ ਕੈ ਜੜ ਚਾਹਤ ਤਿਉ ਤਿਹ ਤ੍ਰੀਅ ਛਿਨਾਯੋ। 


ਰੁਦੂ ਭਜਿਯੋ ਤਬ ਆਏ ਹੈ ਸ੍ਯਾਮ ਜੂ ਆਇ ਕੈ ਸੋ ਛਲ ਸੋ ਜਰਵਾਯੋ। 
ਭੂਪ ਕਹੋਂ ਬਡੋ ਸੋ ਤੁਮ ਹੀ ਕਿ ਬਡੋ ਹਰ ਹੈ ਜਿਹ ਤਾਹਿ ਬਚਾਯੋ। ੨੪੫੮। 


/ਇਤੇ ਡੀ ਲਾੰਤ੍ਹ ਨਾਟਕ ਗੁੰਲੇ _।ਸਨਾਵਤਾਨੇ ਭਸ਼ਮਾਗ਼ਦ ਲਤ _ਲਧਹਾ 
/ਹਆ/ਏ _ਲਆਪਤੀ/ 


ਅਥ ਭ੍ਰਿਗਲਤਾ ਕੋ ਪ੍ਰਸੰਗ _ਕਥਨੰ 
੭ਵੀਯ” 
ਬੈਠੇ ਹੁਤੇ ਰਿਖਿ ਸਾਤ ਤਹਾ ਇਕਠੇ ਤਿਨ ਕੇ ਜੀਅ ਮੈ ਅਸ ਆਯੋ। 
ਰੁਦੂ ਭਲੋ ਬੁਹਮਾ ਕਿਧੋ ਬਿਸਨੁ ਜੁ ਪੈ ਪ੍ਰਿਥਮੈ ਜਿਹ ਕੋ ਠਹਰਾਯੋ। 
ਤੀਨੋ ਅਨੰਤ ਹੈ ਅੰਤਿ ਕਛੂ ਨਹਿ ਹੈ ਇਨ ਕੋ ਕਿਨ ਹੂ ਨਹੀ ਪਾਯੋ। 
ਭੇਦ ਲਹੋਂ ਇਨ ਕੋ ਤਿਨ ਮੈ ਭ੍ਰਿਗ ਬੈਠੋ ਹੁਤੋ ਸੋਊ ਦੇਖਨ ਧਾਯੋ। ੨੪੫੯। 


ਰੁਦੂ ਕੇ ਧਾਮ ਗਯੋ ਕਹਿਓ ਤੁਮ ਜੀਵ ਹਨੋ ਤਿਹ ਸੂਲ ਸੰਭਾਰਿਯੋ। 

ਗਯੋ _ਚਤੁਰਾਨਨ ਕੇ ਚਲਿ ਕੈ ਇਹ ਬੇਦ ਰਰੈ ਇਹ ਜਾਨ ਨ ਪਾਰਿਯੋ। 

ਬਿਸਨ ਕੇ ਲੋਕ ਗਯੋ ਸੁਖ ਸੋਵਤ ਕੋਪ ਭਰਿਯੋ _ਰਿਖਿ ਲਾਤਹਿ ਮਾਰਿਯੋ। 

ਕੋਪ ਕੀਯੋ ਨ ਗਹੇ ਰਿਖਿ ਪਾ ਇਹ ਸ੍ਰੀ ਪਤਿ ਸ੍ਰੀ ਬ੍ਰਿਜਨਾਥ ਬਿਚਾਰਿਯੋ। ੨੪੬0। 


ਕ੍ਰਿਸਨਾਵਤਾਰ ੭੮੩ 


ਨੱਰਠਾ 
ਰੁਦੂ ਦੇ ਭਗਤ ਸੰਸਾਰ ਵਿਚ ਸਦਾ ਸੁਖ ਦੇ ਦਿਨ ਭੋਗਦੇ ਹਨ। (ਪਰ ਉਹ) ਮਰਦੇ 
ਹਨ, ਫਿਰ ਆਉਂਦੇ ਜਾਂਦੇ ਹਨ ਅਤੇ ਮੁਕਤ ਰੂਪ _ਫਲ ਕਦੇ ਵੀ ਨਹੀਂ ਲੈ _ਸਕਦੇ।੨੪੫੬। 


(ਹੇ ਰਾਜਨ!) ਸੁਣੋ, ਇਕ _ਭਸਮਾਂਗਦ ਦੈਂਤ ਹੁੰਦਾ ਸੀ, ਉਸ ਨੇ ਜਦੋਂ ਨਾਰਦ ਤੋਂ 
ਇਹ ਸੁਣ ਲਿਆ। (ਤਾਂ ਉਸ ਨੇ) ਬਹੁਤ ਦਿਨਾਂ ਤਕ ਰੁਦੂ ਦੀ ਰੁਚੀ ਪੂਰਵਕ ਸੇਵਾ ਕੀਤੀ 
ਅਤੇ ਉਸ ਨੂੰ ਪ੍ਰਸੰਨ ਕਰ _ਲਿਆ। (ਉਸ ਨੇ) ਆਪਣਾ ਮਾਸ ਕਟ ਕਟ ਕੇ ਅਗਨੀ ਵਿਚ 
ਅਤੇ ਰਤੀ ਜਿੰਨਾ ਵੀ ਨ ਡਰਿਆ। (ਮੈਂ) ਜਿਸ ਦੇ ਸਿਰ ਉਪਰ ਹੱਥ 
ਹੋ ਕੇ ਉਡ ਜਾਵੇ`-- ਉਸ ਨੇ ਇਹ ਵਰ ਪ੍ਰਾਪਤ ਕਰ _ਲਿਆ।੨੪੫੭। 

“ਜਿਸ ਦੇ ਸਿਰ ਉਤੇ ਹੱਥ _ਧਰਾਂ, ਉਹ ਸੁਆਹ ਹੋ ਕੇ ਉਡ ਜਾਵੇ, ਜਦ ਉਸ ਨੇ 
(ਇਹ) ਵਰ ਪ੍ਰਾਪਤ ਕਰ _ਲਿਆ। (ਤਦ) ਉਸ ਮੂਰਖ ਨੇ ਪਹਿਲਾਂ ਰੁਦੂ ਨੂੰ ਹੀ ਮਾਰ ਕੇ 
ਉਸ _ਦੀ ਇਸਤਰੀ ਨੂੰ _ਹਥਿਆਉਣਾ _ਚਾਹਿਆ। _ਰੁਦੂ _ਭਜ _ਚਲਿਆ। _ਤਦ 
ਪੂ ਉਂ ਸੜਵਾ _ਦਿੱਤਾ। ਹੇ ਰਾਜਨ! ਹੁਣ ਤੁਸੀਂ ਹੀ ਦਸੋ, 
ਉਹ (ਰੁਦ੍ਰ) ਵੱਡਾ ਹੈ ਜਾਂ ਕ੍ਰਿਸ਼ਨ ਵੱਡਾ ਹੈ ਜਿਸ ਨੇ ਉਸ ਨੂੰ ਸੜਨ ਤੋਂ ਬਚਾ ਲਿਆ 
ਹੰ।੨੪੫੮। 


ਤੂ ਧੂ 


੨ 
ਜੈ 
ਹੈਂ 
ਕੀ 
ਤੀ 
੮ ॥੨੧ 


/ਟੈਲੇ ਨੀ ਯੱਚਤ ਨਾਟਕ ਕੁੱਲ ਦੇ _ ਐਸਨਾਵਤਾਰ ਦੇ _ਭਸ਼ਮਗਟ ਦੈਤ 
ਦੇ ਭਧ ਦੇ ਪੁਸੰਨਾ ਦੀ ਨਆਘਤ/ 
ਹੁਣ ਭ੍ਰਿਗਲਤਾ ਦੇ ਪੁਸੰਗ ਦਾ ਕਥਨ 


ਰੁਦੂ `ਚੰਗਾ _ ਹੈ, ਜਾਂ ਬੂਹਮਾ ਜਾਂ `ਵਿਸ਼ਣੂ, ਜਿਸ ਨੂੰ ਪਹਿਲਾਂ ਮੰਨਿਆ ਜਾਵੇ। ਤਿੰਨੇ ਅਨੰਤ 
ਹਨ, (ਇਨ੍ਹਾਂ ਦਾ) ਕੁਝ ਅੰਤ ਨਹੀਂ ਹੈ ਅਤੇ ਨ ਹੀ ਕਿਸੇ ਨੇ ( ਨੂ 


ਉਨ੍ਹਾਂ ਵਿਚ (ਇਕ) ਭ੍ਰਿਗੂ (ਨਾਂ ਦਾ ਰਿਸ਼ੀ) ਬੈਠਾ ਹੋਇਆ ਸੀ। ਨੇ ਦਾਵਾ ਕੀਤਾ 
ਕਿ ਮੈਂ) ਇਨ੍ਹਾਂ ਦਾ ਭੇਦ ਪਾ ਲਵਾਂਗਾ। (ਇਸ ਲਈ ਇਨ੍ਹਾਂ ਨੂੰ) ਵੇਖਣ ਲਈ _ਉਹ ਤੁਰ 
ਗਧਿਆ।੨੪੫੯। 

(ਪਹਿਲਾਂ) ਰੁਦੂ ਦੇ ਘਰ _ਗਿਆ (ਅਤੇ ਉਸ ਨੂੰ) ਕਿਹਾ--ਤੁਸੀਂ ਜੀਵਾਂ ਨੂੰ ਮਾਰਦੇ 
ਹੋ। (ਇਸ ਗੱਲ ਤੇ ਵਿਗੜ _ਕੇ) ਰੁਦੂ ਨੇ ਤ੍ਰਿਸ਼ੂਲ ਸੰਭਾਲ ਲਿਆ _(ਅਤੇ ਮਾਰਨ _ਲਈ 
ਦੌੜਿਆ)। (ਭ੍ਰਿਗੂ) ਚਲ ਕੇ ਬ੍ਰਹਮਾ (ਦੇ ਘਰ) ਗਿਆ (ਅਤੇ _ਕਿਹਾ--) ਇਹ ਵੇਦ ਪੜ੍ਹਦਾ 
ਹੈ, ਪਰ ਇਨ੍ਹਾਂ ਦਾ (ਭੇਦ) ਨਹੀਂ ਜਾਣਿਆ। (ਬ੍ਰਹਮਾ ਦੇ ਔਖੇ ਹੋ. ਜਾਣ ਤੋਂ ਬਾਦ ਉਹ) 
ਵਿਸ਼ਣੂ ਦੇ ਲੋਕ ਵਿਚ _ਗਿਆ। (ਉਹ) ਸੁਖ ਪੂਰਵਕ ਸੁਤਾ ਪਿਆ ਸੀ। ਰਿਸ਼ੀ ਨੇ ਕ੍ਰੋਧਿਤ 


ਹੋ ਕੇ (ਉਸ ਨੂੰ) ਲਤ ਮਾਰੀ। (ਵਿਸ਼ਣੂ ਨੇ) ਕ੍ਰੋਧ ਨ ਕੀਤਾ, (ਸਗੋਂ) `ਰਿਸ਼ੀ ਦੇ ਪੈਰਾਂ ` ਨੂੰ 
ਫੜ ਲਿਆ (ਅਤੇ ਅਵਗਿਆ ਦੀ ਮਾਫ਼ੀ ਮੰਗੀ)। _ਉਸ ਵਿਸ਼ਣੂ ਨੂੰ ਹੀ ਕ੍ਰਿਸ਼ਨ ਵਿਚਾਰਿਆ 
ਗਿਆ _ਹੈ।੨੪੬0। 


੭੮੪ 


ਸੀ _ਦਸਮ-ਗ੍ਰੰਥ _ਸਾਹਿਬ 


/ਕੈਸ੍ਨ ਨੂ ਲਾਲ /ਉੈਗਾ ਮੱ 
ਹਵੀਯਾਂ 
ਪਾਇ ਕੋ ਘਾਇ ਰਹਿਓ ਸਹਿ ਕੈ ਹਸ ਕੈ ਦਿਜ ਸੋ ਇਹ ਭਾਤਿ ਉਚਾਰੋ। 
ਬਜੂ ਸਮਾਨ ਹ੍ਿਦੈ ਹਮਰੋ ਲਗਿ ਪਾਇ ਦੁਖਿਓ ਹ੍ਹੈ ਹੈ ਤੁਹਿ ਮਾਰੋ। 
ਮਾਗਤਿ ਹਉ ਇਕ ਜੋ ਤੁਮ ਦੇਹੁ ਜੁ ਪੈ ਛਿਮ ਕੈ ਅਪਰਾਧ ਹਮਾਰੋ। 
ਜੇਤਕ ਰੂਪ ਧਰੋ ਜਗ ਹਉ ਤੁ ਸਦਾ ਰਹੈ ਪਾਇ ਕੋ ਚਿਹਨ ਤੁਹਾਰੋ। ੨੪੬੧। 


ਇਉ ਜਬ ਬੈਨ ਕਹੇ ਬ੍ਰਿਜ ਨਾਇਕ ਤਉ ਰਿਖਿ ਚਿਤ ਬਿਖੈ ਸੁਖੁ ਪਾਯੋ। 

ਕੈ ਕੈ ਪੁਨਾਮ ਘਨੇ ਪੂਭ ਕਉ ਪੁਨਿ ਆਪਨੇ ਆਸੂਮ ਮੈ ਫਿਰਿ ਆਯੋ। 

ਰੁਦੂ ਕੋ ਬ੍ਰਹਮ ਕੋ ਬਿਸਨੁ ਕਥਾਨ ਕੋ ਭੇਦ ਸਭੈ ਇਨ ਕੋ ਸਮਝਾਯੋ। 

ਸ੍ਯਾਮ ਕੋ ਜਾਪ ਜਧੈ ਸਭ ਹੀ ਹਮ ਸ੍ਰੀ ਬ੍ਰਿਜਨਾਥ ਸਹੀ ਪੂਭ ਪਾਯੋ। ੨੪੬੨। 


ਜਾਪ ਕੀਯੋ ਸਭ ਹੀ ਹਰਿ ਕੋ ਜਬ ਯੋ ਭ੍ਰਿਗੂ ਆਇ ਕੈ ਬਾਤ ਸੁਨਾਈ। 
ਹੈ ਰੇ ਅਨੰਤ ਕਹਿਓ _ਕਰੁਨਾਨਿਧਿ ਬੇਦ ਸਕੈ ਨਹੀ ਜਾਹਿ _ਬਤਾਈ। 
ਕ੍ਰੋਧੀ ਹੈ ਰੁਦੂ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੋ ਹੈ ਡਿੰਭ ਜਨਾਈ। 
ਤਾਹਿ ਜਪੇ ਨ ਜਪੋ ਹਰਿ ਕੋ ਪਭ ਸ੍ਰੀ ਬ੍ਰਿਜਨਾਥ ਸਹੀ ਠਹਰਾਈ। ੨੪੬੩। 


ਜਾਪ ਜਪਿਯੋ ਸਭ ਹੂ ਹਰਿ ਕੋ ਜਬ ਯੌ _ਭ੍ਰਿਗੁ ਆਨਿ ਰਿਖੋ ਸਮਝਾਯੋ। 
ਜਿਉ ਜਗ ਭੂਤ _ਪਿਸਾਚਨ ਮਾਨਤ ਤੈਸੋ ਈ ਲੈ ਇਕ ਰੁਦੂ ਬਨਾਯੋ। 
ਕੋ ਬੁਹਮਾ ਕਰਿ ਮਾਲਾ ਲੀਏ ਜਪੁ ਤਾ ਕੋ ਕਰੈ ਤਿਹ ਕੋ ਨਹੀ ਪਾਯੋ। 
ਸ੍ਰੀ _ਬ੍ਰਿਜਨਾਥ ਕੋ _ਧਿਆਨ ਧਰੋ ਸੁ _ਧਰਿਓ ਤਿਨ ਅਉਰ ਸਭੈ _ਬਿਸਰਾਯੋ। ੨੪੬੪। 


/ਇਤੇ ਗੰ ਟਲ /ਨਕੱਧ ਘਰਾਣੇ ਲਾਂਦਤੂ ਨਾਟਕ ਗੁੰਲੇਂ _।ਸ਼ਨਾਵਤਾਨੇ /ਡੇ੍‌ਕੁਲਤਾ 
ਪੁਸ਼ੰਨਾ _ਲਰਨਨੰ_ ਨ% _/ਨਆ7/ਛ _ਗਆਘਤਨ/ 


ਅਥ _ਪਾਰਥ _ਦਿਜ ਕੇ ਨਮਿਤ ਚਿਖਾ ਸਾਜ ਆਪ _ਜਲਨ _ਲਗਾ 
ਚੱਪਣਾ 
ਇਕ ਦਿਜ ਹੁਤੋ ਸੁ ਹਰਿ ਘਰਿ ਆਯੋ। ਚਿਤ ਬਿਤ ਤੇ ਅਤਿ ਸੋਕ ਜਨਾਯੋ। 
ਮੇਰੇ ਸੁਤ ਸਭ ਹੀ ਜਮ ਮਾਰੇ। ਪ੍ਰਭ ਜੂ ਯਾ ਜਗ ਜੀਯਤ ਤੁਹਾਰੇ। ੨੪੬੫। 
ਹਵੀਯਾਂ 
ਦੇਖਿ ਬ੍ਰਿਲਾਪ ਤਬੈ _ਦਿਜ _ਪਾਰਥ _ਤਉਨ ਸਮੈ ਅਤਿ _ਓਜ _ਜਨਾਯੋ। 
ਰਾਖਿ ਹੋ ਹਉ ਨਹਿ ਰਾਖੇ ਗਏ ਤਬ ਲਜਤ ਹ੍ਹੈ ਜਰਬੋ ਜੀਅ ਆਯੋ। 


ਕ੍ਰਿਸਨਾਵਤਾਰ ੭੮੫ 


ਵਿਸ਼ਣੂ ਨੇ ਧੈਰ ਦੀ ਸਟ ਨੂੰ ਸਹਿ ਲਿਆ ਅਤੇ ਹਸ ਕੇ ਬ੍ਰਾਹਮਣ ਨੂੰ ਇਸ ਤਰ੍ਹਾਂ 
ਮੈਨੂੰ) ਲਗਣ _ਨਾਲ _ਦੁਖਿਆ ਹੋਵੇਗਾ। ਮੈਂ ਇਕ (ਦਾਨ) ਮੰਗਦਾ ਹਾਂ? ਜੇ ਤੁਸੀਂ ਦੇਵੋ ਤਾਂ 
ਮੇਰਾ ਅਪਰਾਧ _ਖਿਮਾ ਕਰ _ਦਿਓ। ਮੈਂ ਸੰਸਾਰ ਵਿਚ ਜਿਤਨੇ ਵੀ ਰੂਪ ਧਾਰਨ ਕਰਾਂ, (ਉਨ੍ਹਾਂ 
ਉਤੇ) _ਤੁਹਾਡੇ _ਪੈਰ _ਦਾ ਚਿੰਨ੍ਹ ਸਦਾ _(ਲਗਾ) _ਰਹੇ।੨੪੬੧। 

ਜਦ ਇਸ ਤਰ੍ਹਾਂ ਦੇ ਬੋਲ ਸ੍ਰੀ ਕ੍ਰਿਸ਼ਨ ਨੇ ਕਹੇ, ਤਾਂ ਰਿਸ਼ੀ ਨੇ (ਆਪਣੇ) ਚਿਤ ਵਿਚ 
ਬਹੁਤ ਸੁਖ ਪ੍ਰਾਪਤ _ਕੀਤਾ। ਪ੍ਰਭੂ ਨੂੰ ਬਹੁਤ _ਵਾਰ _ਪ੍ਰਨਾਮ _ਕਰ _ਕੇ _ਫਿਰ (ਉਹ ਬ੍ਰਾਹਮਣ) 
ਆਪਣੇ _ਆਸ਼ਮ _ਵਿਚ _ਪਰਤ _ਆਇਆ। ਸ਼ਿਵ ਦੀ, ਬ੍ਰਹਮਾ _ਦੀ ਅਤੇ _ਵਿਸ਼ਣੂ ਦੀ _ਕਥਾ 
ਦਾ ਸਾਰਾ ਭੇਦ ਇਨ੍ਹਾਂ (ਰਿਸ਼ੀਆਂ) ਨੂੰ ਕਹਿ ਕੇ ਸੁਣਾਇਆ। (ਉਦੋਂ ਤੋਂ) ਸਾਰੇ (ਰਿਸ਼ੀ) ਸ੍ਰੀ 
ਕ੍ਰਿਸ਼ਨ ਦਾ ਜਾਪ ਜਪਣ ਲਗ ਗਏ (ਅਤੇ ਕਹਿਣ ਲਗ ਗਏ ਕਿ) ਅਸਾਂ ਨੇ ਸ੍ਰੀ ਕ੍ਰਿਸ਼ਨ 
(ਦੇ ਰੂਪ ਵਿਚ) ਸਹੀ ਪ੍ਰਭੂ ਨੂੰ ਪ੍ਰਾਪਤ _ਕਰ _ਲਿਆ _ਹੈ।੨੪੬੨। 

ਜਦ ਇਸ ਤਰ੍ਹਾਂ `ਭ੍ਰਿਗੂ (ਬ੍ਰਾਹਮਣ) ਨੇ ਆ ਕੇ (ਇਹ) ਗੱਲ ਸੁਣਾਈ (ਤਾਂ) ਸਭ 
ਨੇ ਸ੍ਰੀ ਕ੍ਰਿਮਸ਼ਨ ਦਾ ਜਾਪ ਕਰਨਾ (ਸ਼ੁਰੂ) _ਕਰ _ਦਿੱਤਾ। ਹੇ (ਭਾਈ! ਵਿਸ਼ਣੂ _ਹੀ) ਅਨੰਤ 
ਹੈ, (ਇਸੇ ਨੂੰ) _ਕਰਣਾਨਿਧੀ ਕਿਹਾ ਜਾਂਦਾ ਹੈ, ਜਿਸ (ਦੇ ਭੇਦ) ਨੂੰ ਵੇਦ ਵੀ ਦਸ ਨਹੀਂ 
ਸਕਦੇ। ਰੁਦੂ ਕ੍ਰੋਧੀ ਹੈ ਅਤੇ ਗਲ _ਵਿਚ_ਰੁੰਡਾਂ (ਸਿਰਾਂ) ਦੀ ਮਾਲਾ ਪਾਈ ਬੈਠਾ ਹੈ। (ਇਸ 
ਤਰ੍ਹਾਂ) ਪਾਖੰਡ _ਦਾ ਪ੍ਰਗਟਾਵਾ ਕਰ ਰਿਹਾ ਹੈ। ਉਸ ਨੂੰ ਨ ਜਪੋ, ਹਰਿ (ਸ੍ਰੀ ਕ੍ਰਿਸ਼ਨ) ਨੂੰ 
ਜਪੋ, _(ਕਿਉਂਕਿ _ਉਸ _ਵਿਚ) _ਸਹੀ ਪ੍ਰਭੂ _ਨਿਸਚੇ _ਕਰ _ਲਿਆ _ਹੈ।੨੪੬੩। 

ਜਦ ਇਸ ਤਰ੍ਹਾਂ ਭ੍ਰਿਗੂ ਨੇ ਆ ਰ 
ਹੈ, ਉਸੇ ਤਰ੍ਹਾਂ (ਜਗਤ ਵਾਲਿਆਂ ਨੇ) ਇਕ ਰੁਦ੍ਰ ਬਣਾ ਦਿੱਤਾ ਹੈ। ਬ੍ਰਹਮਾ ਕੌਣ ਹੈ? ਹੱਥ 
ਵਿਚ ਮਾਲਾ ਲੈ ਕੇ ਉਸ ਦਾ ਜਪ ਕੌਣ ਕਰੇ (ਕਿਉਂਕਿ) ਉਸ ਨਾਲ (ਪਰਮ-ਸੱਤਾ) ਨੂੰ 
ਨਹੀਂ ਪਾਇਆ ਜਾ _ਸਕਦਾ। (ਇਸ ਲਈ) ਸ੍ਰੀ ਕ੍ਰਿਸ਼ਨ ਦਾ ਧਿਆਨ ਧਰੋ, (ਜਿਨ੍ਹਾਂ ਨੇ) ਉਸ 
ਨੂੰ ਧਾਰਨ _ਕੀਤਾ ਹੈ, ਉਨ੍ਹਾਂ ਨੇ _ਹੋਰ _ਸਭ ਨੂੰ ਭੁਲਾ ਦਿੱਤਾ _ਹੈ।੨੪੬੪। 

/ਟੈਲੇਂ ਦਲਮ ਨਕੰੱਧ ਘਰਾਣ; _ਲਾਂਦਤੁ ਨਾਟਕ ਕੁੱਥ ਦੇ _ਸਨਾਵਤਾਰ ਦੇ “ਡਰ੍‌ਨਲਤਾ 

ਪੁਸੰਨ ਦਾ _ਕਰਨਨ” ਆ5%7ਏ' ਦੀ _ਆਆਪਤੀ/ 


ਹੁਣ ਬ੍ਰਾਹਮਣ ਨਿਮਿਤ ਅਰਜਨ ਦਾ ਚਿਖਾ ਬਣਾ ਕੇ ਆਪ ਸੜਨ ਲਗਣਾ 


॥੨੧ 


ਚੱਪਲਾਂ 

ਇਕ ਬ੍ਰਾਹਮਣ ਹੁੰਦਾ ਸੀ, _ਉਹ ਸ੍ਰੀ ਕਿਸ਼ਨ ਦੇ ਘਰ ਆਇਆ। ਮਾਨਸਿਕ _ਅਤੇ 
ਆਰਥਿਕ _(ਦੋਹਾਂ ਤਰ੍ਹਾਂ ਦਾ) ਦੁਖ _ਪੁਗਟ _ਕੀਤਾ। _ਮੇਰੇ ਸਾਰੇ ਹੀ ਪੁੱਤਰ ਜਮ _ਨੇ ਮਾਰ 
ਦਿੱਤੇ ਹਨ। ਹੇ ਨਾਥ _ਜੀ! ਤੁਹਾਡੇ ਜੀਉਂਦਿਆਂ ਹੀ ਇਸ ਜਗਤ _ਵਿਚ (ਇਤਨਾ ਅਨਰਥ 


੮ 


ਹੋ ਰਿਹਾ ਹੈ)।੨੪੬੫। 
ਮਾਵੀਲ” 

ਤਦ ਬ੍ਰਾਹਮਣ ਦਾ ਵਿਰਲਾਪ ਵੇਖ ਕੇ (ਅਰਥਾਤ ਸੁਣ ਕੇ) ਅਰਜਨ ਨੇ _ਉਸ ਵੇਲੇ 
(ਆਪਣਾ) ਬਹੁਤ _ਤੇਜ _ਜਣਾਇਆ। _ (ਹੁਣ ਮੈਂ ਤੇਰੇ ਪੁੱਤਰ ਦੀ) ਰਖਿਆ ਕਰਾਂਗਾ, _(ਪਰ 


ਸੀ _ਦਸਮ-ਗ੍ਰੰਥ _ਸਾਹਿਬ 


ਸੀ ਬ੍ਰਿਜਨਾਥ ਤਬੈ ਤਿਹ ਪੈ ਚਲਿ ਆਵਤ ਭਯੋ ਹਠ ਤੇ ਸਮਝਾਯੋ। 
ਤਾਹੀ ਕਉ ਲੈ ਸੈਗਿ ਆਪਿ ਅਰੂੜਤ ਹੂ ਰਥ ਪੈ ਤਿਨ ਓਰਿ ਸਿਧਾਯੋ। ੨੪੬੬। 


ਗਯੋ ਹਰਿ ਜੀ ਚਲ ਕੈ ਤਿਹ ਠਾ ਅੰਧਿਆਰ ਘਨੋ ਜਿਹ ਦ੍ਰਿਸਟਿ ਨ ਆਵੈ। 
ਦ੍ਰਾਦਸ ਸੂਰ ਚੜੈ ਤਿਹ ਠਾ ਤੁ ਸਭੈ ਤਿਨ ਕੀ ਗਤਿ ਹ੍ਹੈ ਤਮ ਜਾਵੈ। 
ਪਾਰਥ ਤਾਹੀ ਚੜਿਯੋ ਰਥ ਪੈ ਡਰਪਾਤਿ ਭਯੋ ਪ੍ਰਭ ਯੌ _ਸਮਝਾਵੈ। 
ਚਿੰਤ ਕਰੋ ਨ _ਸੁਦਰਸਨਿ ਚਕ੍ਰ ਦਿਪੈ ਜਦ ਹੀ ਹਰਿ ਮਾਰਗੁ ਪਾਵੈ। ੨੪੬੭। 


ਦੱਖਣ? 
ਜਹਾ ਸੇਖਸਾਈ ਥੋਂ ਸੋਯੋ। ਅਹਿ ਆਸਨ ਪਰ ਸਭ ਦੁਖੁ ਖੋਯੋ। 
ਜਗਯੋ _ਸ੍ਯਾਮ ਜਬ ਹੀ ਦਰਸਾਯੋ। ਅਪਨੇ ਮਨ ਅਤਿ ਹੀ ਸੁਖੁ _ਪਾਯੋ। ੨੪੬੮। 


ਕਿਹ ਕਾਰਨ ਇਹ ਠਾ ਹਰਿ ਆਏ। ਹਮ ਜਾਨਤ ਹਮ ਅਬ ਸੁਖ ਪਾਏ। 
ਜਾਨਤ _ਦਿਜ ਬਾਲਕ ਅਬ _ਲੀਜੈ। ਏਕ ਘਰੀ ਇਹ ਠਾ ਸੁਖ ਦੀਜੈ। ੨੪੬੯। 


ਚੱਪਣ/ 
ਜਬਿ ਹਰਿ ਕਰਿ ਦਿਜ ਬਾਲਕ ਆਏ। ਤਬ ਤਿਹ ਕਉ ਏ ਬਚਨ ਸੁਨਾਏ। 
ਜਾਤ ਜਾਇ ਦਿਜ ਬਾਲਕ ਦੈ ਹੋ। ਬਡੋ ਸੁ ਜਸੁ ਜਗ ਭੀਤਰ ਲੈ ਹੋ। ੨੪੭0। 
ਤਬ ਹਰਿ ਨਗਰ _ਦੁਆਰਿਕਾ ਆਯੋ। _ਦਿਜ ਬਾਲਕ ਦੈ ਅਤਿ ਸੁਖ ਪਾਯੋ। 
ਜਰਤ ਅਗਨਿ ਤੇ ਸੰਤ ਬਚਾਏ। ਇਉ ਪ੍ਰਭ ਜੂ ਸਭ ਸੰਤਨ ਗਾਏ। ੨੪੭੧। 


/ਇਤ ਨ _ਲਾਝਤੂ ਨਾਟਕ ਕੁੱਲ /ਸਨਾਵਤਾਨੇ #“ਇਲ ਕੇ _ਲਮਲੱਕ ਤੇ 
ਸਾਤ ਤੁ _ਲਯਾ/ਏ ਦੌੜ ਭਲੇ _ਧਯਾ/ਠ _%ਆ੫ਤੰ/ 
ਅਥ ਕਾਨ੍ਹ ਜੂ ਜਲ ਬਿਹਾਰ ਤ੍ਰੀਅਨ ਸੰਗ 
ਹਵੀਯਾਂ 
ਕੰਚਨ ਕੀ ਜਹਿ ਦੁਆਰਵਤੀ ਤਿਹ ਠਾ ਜਬ ਹੀ ਬ੍ਰਿਜ ਭੂਖਨ ਆਯੋ। 
ਲਾਲ ਲਗੇ ਜਿਹ ਠਾ ਮਨੋ ਬਜੂ ਭਲੇ ਬ੍ਰਿਜ ਨਾਇਕ ਬ੍ਯੋਤ ਬਨਾਯੋ। 
ਤਾਲ ਕੇ ਬੀਚ ਤਰੈ ਜਦੁ ਨੰਦਨ ਸੋਕ ਸਬੈ ਚਿਤ ਕੋ _ਬਿਸਰਾਯੋ। 
ਲੈ ਤ੍ਰੀਯਾ ਬਾਲਕ ਦੈ ਦਿਜ ਕਉ ਜਬ ਸ੍ਰੀ ਬ੍ਰਿਜਨਾਥ _ਬਡੋਂ ਜਸੁ _ਪਾਯੋ। ੨੪੭੨। 
ਤੀਅਨ ਸੈ ਜਲ ਮੈ ਬ੍ਰਿਜ ਨਾਇਕ ਸ੍ਯਾਮ ਭਨੈ _ਰੁਚਿ ਸਿਉ ਲਪਟਾਏ। 
ਪ੍ਰੇਮ ਬਢਿਯੋ ਉਨ ਕੇ ਅਤਿ ਹੀ ਪਭ ਕੇ ਲਗੀ ਅੰਗਿ ਅਨੰਗ ਬਢਾਏ। 


ਕ੍ਰਿਸਨਾਵਤਾਰ ੭੮੭ 


ਮੋਇਆ ਹੋਇਆ ਹੀ ਪੈਦਾ ਹੋਣ ਕਾਰਨ ਅਰਜਨ _ਬੋਚੇ _ਦੀ) ਰਖਿਆ ਨ ਕਰ _ਸਕਿਆ। 
ਤਦ ਲਜਿਤ ਹੋ ਕੇ (ਉਸ ਦਾ) ਮਨ ਸੜਨ (ਮਰਨ) ਤੇ ਆ ਗਿਆ। ਉਦੋਂ ਸ੍ਰੀ ਕ੍ਰਿਸ਼ਨ 
ਚਲ ਕੇ ਉਸ ਕੋਲ ਆ ਗਏ ਅਤੇ (ਅਰਜਨ ਨੂੰ) ਹਨ (ਨੂੰ ਛਡਣ) ਲਈ _ਸਮਝਾਇਆ। 
ਉਸ ਨੂੰ ਨਾਲ ਲੈ 


੮ 


ਕੇ ਰਥ ਉਤੇ ਸਵਾਰ ਹੋ ਕੇ ਉਨ੍ਹਾਂ _(ਬਾਲਕਾਂ) ਵਲ _ਚਲ _ਪਏ।੨੪੬੬। 

ਸੀ ਕ੍ਰਿਸ਼ਨ ਚਲ ਕੇ ਉਸ ਸਥਾਨ ਤੇ ਪਹੁੰਚੇ ਜਿਥੇ ਬਹੁਤ ਹਨੇਰਾ ਸੀ ਅਤੇ (ਕੁਝ 
ਵੀ) ਨਜ਼ਰ ਨਹੀਂ ਸੀ _ਆਉਂਦਾ। ਉਸ ਥਾਂ ਉਤੇ ਬਾਰ੍ਹਾਂ ਸੂਰਜ ਚੜ੍ਹੇ ਹਨ, _ਪਰ ਉਨ੍ਹਾਂ ਦੀ 
ਗਤਿ _(ਰੌਸ਼ਨੀ) ਹਨੇਰਾ ਹੀ _ਬਣ ਜਾਂਦੀ ਹੈ। ਅਰਜਨ _ਵੀ ਉਸੇ ਰਥ ਉਤੇ ਚੜ੍ਹਿਆ ਸੀ 
ਅਤੇ _ਡਰਦਾ _ਸੀ। ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ _ਸਮਝਾਇਆ। _(ਹੇ ਅਰਜਨ!) 


ਚਿੰਤਾ ਨ ਕਰ, ਸੁਦਰਸ਼ਨ ਚੱਕਰ ਜਦ ਪ੍ਰਕਾਸ਼ਿਤ ਹੁੰਦਾ ਹੈ, ਤਾਂ ਸ੍ਰੀ ਕ੍ਰਿਸ਼ਨ ਮਾਰਗ _ਲਭ 
ਲੈਦਾ ਹੈ।੨੪੬੭। 
ਚੱਪਣਾ 


ਜਿਥੇ _'ਸ਼ੇਸ਼ਸਈ” ਸੇਸ਼ਨਾਗ ਦੀ ਸੇਜ ਉਤੇ ਸਾਰੇ ਦੁਖ ਦੂਰ _ਕਰ ਕੇ ਸੁਤੇ ਹੋਏ _ਸਨ। 
(ਜਗਤ ਤੋਂ ਗਏ) ਸ੍ਰੀ ਕ੍ਰਿਸ਼ਨ ਨੂੰ ਜਿਸ ਵੇਲੇ (ਸ਼ੇਸ਼ਸਈ ਨੇ) ਜਾਗ ਕੇ ਵੇਖਿਆ, ਤਾਂ ਮਨ 
ਵਿਚ ਬਹੁਤ ਸੁਖ ਪਾਇਆ।੨੪੬੮। 

ਹੇ ਕ੍ਰਿਸ਼ਨ! ਤੁਸੀਂ ਇਸ ਸਥਾਨ ਉਤੇ ਕਿਸ ਕਰ ਕੇ ਆਏ ਹੋ। ਅਸੀਂ ਜਾਣਦੇ ਹਾਂ, 
ਅਸੀਂ ਹੁਣ ਸੁਖ ਪ੍ਰਾਪਤ _ਕੀਤਾ ਹੈ। ਜਾਣਦੇ ਹਾਂ, ਹੁਣ ਬ੍ਰਾਹਮਣ ਬਾਲਕ _ਲੈ _ਜਾਓ। ਇਕ 
ਘੜੀ _ਇਸ ਥਾਂ (ਤੇ ਬੈਠ ਕੇ) ਸੁਖ ਦਿਓ।੨੪੬੯। 

ਜਦ ਸ੍ਰੀ ਕ੍ਰਿਸ਼ਨ ਦੇ ਹੱਥ ਵਿਚ ਬ੍ਰਾਹਮਣ ਦੇ ਬਾਲਕ ਆ _ਗਏ। ਤਦ ਉਨ੍ਹਾਂ ਨੇ 
ਇਹ ਬੋਲ (ਕਹਿ ਕੇ) ਸੁਣਾਏ। ਜਾਓ ਅਤੇ ਜਾਂਦਿਆਂ ਹੀ ਬ੍ਰਾਹਮਣ ਨੂੰ ਬਾਲਕ ਦੇ ਦਿਓ 
ਅਤੇ _ਜਗਤ _ ਵਿਚ _ ਬਹੁਤ ਯਸ਼ _ਖਟੋ।੨੪੭0। 

ਤਦ 
ਕੇ ਬਹੁਤ ਸੁਖ਼ ਪ੍ਰਾਪਤ _ਕੀਤਾ। _ਅਗਨੀ ਵਿਚ _ਸੜਨ ਤੋਂ (ਆਪਣੇ) ਸੰਤ (ਭਗਤ, ਅਰਥਾਤ 
ਅਰਜਨ) ਨੂੰ _ਬਚਾਇਆ। _ਇਸ _ ਤਰ੍ਹਾਂ ਸਾਰੇ _ਸੰਤਾਂ _ਨੇ ਕ੍ਰਿਸ਼ਨ ਜੀ ਦਾ ਗੁਣਗਾਨ 
ਕਾੀਤਾ।੨੪੭੧। 

/ਟਲੇ ਨੀ _ਯਾਚਤੂ ਨਾਟਕ ਕੁੱਲ ਦੇ ਮਰੋ ਸਨਾਵਤਾਰ ਦੇ ਡਾਹਮਣ ਨੂੰ _ਯਮਲੱਕ' ਤੱ 
ਅੱਤ ਪੱਤਰ /ਨਆ /ਦੱਤ: _%5%/ਏ ਦੀ _ਸਆ੫ਤੰ/ 
ਹੁਣ ਕ੍ਰਿਸ਼ਨ ਜੀ ਦਾ ਇਸਤਰੀਆਂ ਨਾਲ _ਜਲ-ਵਿਹਾਰ ਦਾ ਕਥਨ 


ਥਾਂ ਉਤੇ ਲਾਲ ਲਗੇ _ਹੋਏ ਸਨ, ਮਾਨੋ ਸੂਰੀ ਕ੍ਰਿਸ਼ਨ ਨੇ ਬੜੀ _ਚੌਗੀ ਵਿਉ 
ਜੜ੍ਹੇ _ਹਨ। ਸੂਰੀ ਕ੍ਰਿਸ਼ਨ ਸਰੋਵਰ _ਵਿਚ _ਤਰ ਰਹੇ _ਹਨ ਅਤੇ _ਚਿਤ ਦੇ ਸਾਰੇ ਗਮ ਭੁਲਾ 
ਦਿੱਤੇ ਹਨ। ਜਦ ਬ੍ਰਾਹਮਣ ਦੀ ਇਸਤਰੀ ਨੂੰ ਬਾਲਕ ਲਿਆ ਦੇ ਦਿੱਤੇ (ਤਦ) ਸ੍ਰੀ ਕ੍ਰਿਸ਼ਨ 
ਨੇ _ਜਗਤ ਵਿਚ _ ਬਹੁਤ _ ਯਸ਼ _ ਪ੍ਰਾਪਤ _ ਕੀਤਾ।੨੪੭੨। 

ਰੁਚੀ 


(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਜਲ ਵਿਚ 
ਨਾਲ _ਲਿਪਟ ਜਾਂਦੇ _ਹਨ। (ਉਨ੍ਹਾਂ (ਇਸਤਰੀਆਂ) ਦੇ ਮਨ ਵਿਚ ਪ੍ਰੇਮ ਬਹੁਤ ਵਧ _ਗਿਆ 


ਇ€ ਸੀ _ਦਸਮ-ਗ੍ਰੰਥ _ਸਾਹਿਬ 


ਪ੍ਰੇਮ ਸੋ ਏਕ ਹੀ ਹੁਇ ਗਈ ਸੁੰਦਰਿ ਰੂਪ ਨਿਹਾਰਿ ਰਹੀ ਉਰਝਾਏ। 
ਪਾਸ ਹੀ ਸ੍ਯਾਮ ਜੂ ਰੂਪ ਰਚੀ ਤ੍ਰੀਆ ਹੇਰਿ ਰਹੀ ਹਰਿ ਹਾਥਿ ਨ ਆਏ। ੨੪੭੩। 


ਰੂਪ ਰਚੀ ਸਭ ਸੁੰਦਰਿ ਸ੍ਯਾਮ ਕੇ _ਸ੍ਯਾਮ ਭਨੈ ਦਸ ਹੂ ਦਿਸ ਦਉਰੈ। 
ਕੁੰਕਮ ਬੇਦੁ ਲਿਲਾਟ ਦੀਏ ਸੁ ਦੀਏ ਤਿਨ ਊਪਰ ਚੰਦਨ ਖਉਰੈ। 
ਮੈਨ ਕੇ ਬਸਿ ਭਈ ਸਭ ਭਾਮਿਨ ਧਾਈ ਫਿਰੈ ਫੁਨਿ ਧਾਮਨ ਅਉਰੈ। 
ਐਸੇ ਰਟੈ ਮੁਖ ਤੇ ਹਮ ਕਉ ਤਜਿ ਹੋ ਬ੍ਰਿਜਨਾਥ ਗਯੋ ਕਿਹ ਠਉਰੈ। ੨੪੭੪। 


ਢੂੰਢਤ ਏਕ ਫਿਰੈ ਹਰਿ ਸੁੰਦਰਿ ਚਿਤ ਬਿਖੈ ਸਭ ਭਰਮ _ਬਢਾਈ। 
ਬੇਖ ਅਨੂਪ ਸਜੇ ਤਨ ਪੈ ਤਿਨ ਬੇਖਨ ਕੋ _ਬਰਨਿਓ ਨਹੀ ਜਾਈ। 
ਸੰਕ ਕਰੈ ਨ ਰਰੈ ਹਰਿ ਹੀ ਹਰਿ ਲਾਜਹਿ ਬੇਚਿ ਮਨੋ ਤਿਨ ਖਾਈ। 
ਐਸੇ ਕਹੈ ਤਜਿ ਗਯੋ ਕਿਹ ਠਾ ਤਿਹ ਹੋ ਬ੍ਰਿਜ ਨਾਇਕ ਦੇਹੁ ਦਿਖਾਈ। ੨੪੭੫। 


ਦੰਹਰ” 
ਬਹੁਤੁ ਕਾਲ ਮੁਛਿਤ ਭਈ ਖੇਲਤ ਹਰਿ ਕੇ _ਸਾਥ। 
ਮੁਛਿਤ ਹ੍ਹੈ ਤਿਨ ਯੋ ਲਖਿਯੋ ਹਰਿ ਆਏ ਅਬ ਹਾਥਿ। ੨੪੭੬। 


ਹਰਿ ਜਨ ਹਰਿ ਸੰਗ ਮਿਲਤ ਹੈ ਸੁਨਤ ਪ੍ਰੇਮ ਕੀ ਗਾਥ। 
ਜਿਉ ਡਾਰਿਓ ਮਿਲਿ ਜਾਤ ਹੈ ਨੀਰ ਨੀਰ ਕੇ ਸਾਥ। ੨੪੭੭। 


ਚੱਪਣ/ 
ਜਲ ਤੇ ਤਬ ਹਰਿ ਬਾਹਰਿ ਆਏ। ਅੰਗਹਿ ਸੁੰਦਰ ਬਸਤ੍ਰ ਬਨਾਏ। 
ਕਾ ਉਪਮਾ ਤਿਹ ਕੀ ਕਬਿ ਕਹੈ। ਪੇਖਤ ਮੈਨ ਰੀਝ ਕੈ ਰਹੈ। ੨੪੭੮। 


ਬਸਤ੍ਰ ਤ੍ਰੀਅਨ ਹੂ ਸੁੰਦਰ ਧਰੇ। ਦਾਨ ਬਹੁਤ ਬਿਪ੍ਰਨ ਕਉ ਕਰੇ। 
ਜਿਹ ਤਿਹ ਠਾ ਹਰਿ ਕੋ ਗੁਨ ਗਾਯੋ। ਤਿਹ ਦਾਰਿਦ ਧਨ ਦੇਇ ਗਵਾਯੋ। ੨੪੭੯। 


੧. ਇਸ ਦੀ ਥਾਂ ਕਈਆਂ ਬੀੜਾਂ ਵਿਚ “ਉਸਤਤਿ ਹਰਿ ਕੀ” ਲਿਖੀ ਹੈ 


ਕ੍ਰਿਸਨਾਵਤਾਰ ੭੮੯ 
ਹੈ। (ਜੋ) ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨਾਲ ਲਗੀਆਂ _ਹਨ, (ਉਨ੍ਹਾਂ ਦੇ ਮਨ ਵਿਚ) ਕਾਮ ਭਾਵ 
ਵਿਕਸਿਤ ਹੋ ਗਿਆ ਹੈ। (ਉਹ) ਪ੍ਰੇਮ ਨਾਲ _ਇਕਮਿਕ _ਹੋ__ਗਈਆਂ _ਹਨ। _(ਸ੍ਰੀ ਕ੍ਰਿਸ਼ਨ 
ਦੇ) ਸੁੰਦਰ ਰੂਪ ਨੂੰ ਵੇਖ ਕੇ ਉਸ ਵਿਚ ਉਲਝ _ਗਈਆਂ _ਹਨ। ਕ੍ਰਿਸ਼ਨ 


ਹਨ, _ (ਪਰੰਤੂ) ਸ੍ਰੀ ਕ੍ਰਿਸ਼ਨ _ਪਕੜਾਈ _ਨਹੀਂ__ਦੇ _ਰਹੇ।੨੪੭੩। 


(ਕਵੀ) ਸ਼ਿਆਮ ਕਹਿੰਦੇ ਹਨ, ਸੁੰਦਰ ਸ੍ਰੀ ਕ੍ਰਿਸ਼ਨ ਦੇ ਰੂਪ _ਵਿਚ ਮਗਨ _ਹੋਈਆਂ 
ਸਾਰੀਆਂ (ਇਸਤਰੀਆਂ) ਦਸਾਂ ਦਿਸ਼ਾਵਾਂ ਵਿਚ _ਦੌੜੀਆਂ ਫਿਰਦੀਆਂ _ਹਨ। (ਉਨ੍ਹਾਂ _ਨੇ) _ਕੇਸਰ 
ਹੋਈਆਂ _ਹਨ। ਸਾਰੀਆਂ ਇਸਤੀਆਂ ਕਾਮ ਦੇ ਵਸ ਹੋ ਗਈਆਂ ਹਨ ਅਤੇ ਫਿਰ ਘਰ _ਵਲ 
ਨੂੰ ਭਜੀਆਂ ਫਿਰਦੀਆਂ _ਹਨ। _ਮੁਖ ਤੋਂ ਇਸ ਤਰ੍ਹਾਂ ਕਹਿੰਦੀਆਂ ਹਨ--ਹੇ ਸ੍ਰੀ ਕ੍ਰਿਸ਼ਨ! (ਤੂੰ) 


ਸਾਨੂੰ _ਛਡ _ਕੇ ਕਿਹੜੀ ਥਾਂ `ਤੇ ਚਲਾ ਗਿਆ ਹੈਂ।੨੪੭੪। 
(ਕਈ) _ਇਕ _ ਸੁੰਦਰੀਆਂ (ਸ੍ਰੀ ਕ੍ਰਿਸ਼ਨ ਨੂੰ) _ਲਭਦੀਆਂ _ ਫਿਰਦੀਆਂ _ਹਨ। _ (ਉਨ੍ਹਾਂ) 


ਸਾਰੀਆਂ ਦੇ ਚਿਤ ਵਿਚ ਭਰਮ ਵਧਿਆ ਹੋਇਆ _ਹੈ। ` ਉਨ੍ਹਾਂ `ਦੇ  ਸ਼ਰੀਰਾਂ `ਉਤੇ _ਅਨੂਪਮ 
ਵੇਸ ਸਜੇ ਹੋਏ _ਹਨ। (ਉਨ੍ਹਾਂ) _ਵੇਸਾਂ ਦਾ ਵਰਣਨ ਨਹੀਂ ਕੀਤਾ _ਜਾ__ਸਕਦਾ। _(ਕਿਸੇ ਤੋਂ) 
ਸੈਗ _ਸੈਕੋਚ _ਨਹੀਂ _ਕਰਦੀਆਂ, ਕ੍ਰਿਸ਼ਨ ਹੀ ਕ੍ਰਿਸ਼ਨ ਕਹਿੰਦੀਆਂ _ਹਨ। _ (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਉਨ੍ਹਾਂ ਨੇ ਸ਼ਰਮ ਨੂੰ ਵੇਚ ਖਾਇਆ ਹੋਵੇ। _ਇਸ ਤਰ੍ਹਾਂ ਕਹਿੰਦੀਆਂ ਹਨ--ਹੇ ਸ੍ਰੀ 
ਕ੍ਰਿਸ਼ਨ! (ਸਾਨੂੰ) _ਕਿਸ ਥਾਂ ਉਤੇ ਛਡ _ਗਿਆ ਹੈਂ; ਆ ਕੇ ਦੀਦਾਰ ਦੇ।੨੪੭੫। 
ਦੰਹਰਾ 

ਸੀ ਕ੍ਰਿਸ਼ਨ ਨਾਲ ਬਹੁਤ _ਸਮਾਂ _ਖੇਡਣ ਕਰ ਕੇ ਬੇਸੁਧ ਹੋ ਗਈਆਂ _ਹਨ। ਬੇਹੋਸ਼ੀ 
ਦੀ _ਹਾਲਤ _ਵਿਚ ਉਨ੍ਹਾਂ ਨੇ ਇਹ ਸਮਝਿਆ ਕਿ ਹੁਣ ਸ੍ਰੀ ਕ੍ਰਿਸ਼ਨ ਹੱਥ ਆ ਗਏ 
ਹਨ।੨੪੭੬। 

ਪਰੇਮ ਦੀ ਕਥਾ ਸੁਣਦਿਆਂ ਸੁਣਦਿਆਂ _ਹਰਿ-ਜਨ (ਭਗਤ) ਹਰਿ ਨਾਲ (ਇੰਜ) ਮਿਲ 
ਹੰ।੨੪੭੭। 
ਚੱਪਲਾਂ 

ਤਦ ਸ੍ਰੀ ਕ੍ਰਿਸ਼ਨ ਜਲ ਤੋਂ ਬਾਹਰ ਆ _ਗਏ। ਸ਼ਰੀਰ _ਉਤੇ ਸੁੰਦਰ ਬਸਤ੍ਰ _ਸਜਾ 
ਲਏ। ਕਵੀ ਉਸ ਦੀ ਕੀ ਉਪਮਾ ਕਹੇ। (ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਵੀ ਮੋਹਿਤ ਹੋ 


ਲੇ । 


ਜਾਂਦਾ _ਹੈ।੨੪੭੮। 
ਇਸਤਰੀਆਂ ਨੇ _ਵੀ ਸੁੰਦਰ ਬਸਤ੍ਰ _ਪਾ__ਲਏ। _ ਬ੍ਰਾਹਮਣਾਂ 


ਆਰ 


ਨੂੰ 
ਜਿਨ੍ਹਾਂ ਨੇ ਉਸ ਥਾਂ ਤੇ ਸ੍ਰੀ ਕ੍ਰਿਸ਼ਨ ਦਾ ਗੁਣ ਗਾਨ ਕੀਤਾ ਹੈ, ਧਨ ਦੇ ਕੇ ਉਨ੍ਹਾਂ 
ਕਟ ਦਿੱਤੀ _ਹੈ। _੨੪੭੯। 


ਬਹੁਤ ਦਾਨ _ਕੀਤਾ। 
ਦੀ ਗ਼ਰੀਬੀ 


੭੮੯0 


ਚੱਪਣ? 
ਹਰਿ ਕੇ ਸੰਤ ਕਬਢੀ ਸੁਨਾਊ। ਤਾ ਤੇ ਪ੍ਰਭ ਲੋਗਨ _ਰਿਝਵਾਊ। 
ਜੋ ਇਹ ਕਥਾ ਤਨਕ ਸੁਨਿ ਪਾਵੈ। ਤਾ ਕੋ ਦੋਖ ਦੂਰ ਹੋਇ ਜਾਵੈ। ੨੪੮0। 


ਮਾਵੀਲ” 
ਜੈਸੇ ਤ੍ਰਿਨਾਵੁਤ ਅਉ ਅਘ ਕੋ ਸੁ ਬਕਾਸੁਰ ਕੋ _ਬਧ ਜਾ ਮੁਖ ਫਾਰਿਓ। 
ਖੰਡ ਕੀਓ ਸਕਟਾਸੁਰ ਕੋ ਗਹਿ ਕੇਸਨ ਤੇ ਜਿਹ ਕੰਸ ਪਛਾਰਿਓ। 
ਸੈਧਿ ਜਰਾ ਹੂ ਕੋ ਸੈਨ ਮਥਿਓ ਅਰੁ ਸਤ੍ਰਨ ਕੋ ਜਿਹ ਮਾਨਹਿ ਟਾਰਿਓ। 
ਤਿਉ ਬ੍ਰਿਜ ਨਾਇਕ ਸਾਧਨ ਕੇ ਪੁਨਿ ਚਾਹਤ ਹੈ ਸਭ _ਪਾਪਨ _ਟਾਰਿਓ। ੨੪੮੧। 


ਜੋ ਬ੍ਰਿਜ ਨਾਇਕ ਕੇ ਰੁਚ ਸੋ ਕਬਿ ਸ੍ਯਾਮ ਭਨੈ ਫੁਨਿ ਗੀਤਨ ਗੈਹੈ। 
ਚਾਤੁਰਤਾ ਸੰਗ ਜੋ ਹਰਿ ਕੋ ਜਸੁ ਬੀਚ ਕਬਿਤਨ ਕੇ ਸੁ _ਬਨੈ ਹੈ। 

ਅਉਰਨ ਤੇ ਸੁਨਿ ਜੋ ਚਰਚਾ ਹਰਿ ਕੀ ਹਰਿ ਕੋ ਮਨ ਭੀਤਰ ਦੈ ਹੈ। 

ਸੋ ਕਬਿ ਸ੍ਯਾਮ ਭਨੈ ਧਰਿ ਕੈ ਤਨ ਯਾ ਭਵ ਭੀਤਰ ਫੇਰਿ ਨ ਐ ਹੈ। ੨੪੮੨। 


ਜੋ ਉਪਮਾ ਬ੍ਰਿਜਨਾਥ ਕੀ ਗਾਇ ਹੈ ਅਉਰ ਕਬਿਤਨ ਬੀਚ ਕਰੈਗੇ। 
ਪਾਪਨ ਕੀ ਤੇਊ ਪਾਵਕ ਮੈਂ ਕਬਿ ਸ੍ਯਾਮ ਭਨੈ ਕਬਹੂੰ ਨ ਜਰੈਗੇ। 
ਚਿੰਤ ਸਭੈ ਮਿਟ ਹੈ ਜੁ ਰਹੀ ਛਿਨ ਮੈ ਤਿਨ ਕੇ ਅਘ ਬ੍ਿੰਦ ਟਰੈਗੇ। 
ਜੇ ਨਰ ਸ੍ਯਾਮ ਜੂ ਜੇ ਪਰਸੇ ਪਗ ਤੇ ਨਰ ਫੇਰਿ ਨ ਦੇਹ ਧਰੈਗੇ। ੨੪੮੩। 


ਤਹ 


ਬ੍ਰਿਜ ਨਾਇਕ ਕੋ ਰੁਚਿ ਸੋ ਕਬਿ ਸ੍ਯਾਮ ਭਨੈ ਫੁਨਿ ਜਾਪੁ ਜਪੈ ਹੈ। 
ਤਿਹ ਕੇ ਹਿਤ ਕੈ ਮਨ ਮੈ ਬਹੁ ਮੰਗਨ ਲੋਗਨ ਕਉ ਧਨ ਦੈ ਹੈ। 
ਤਜਿ ਕਾਜ ਸਭੈ ਘਰ ਕੇ ਤਿਹ ਪਾਇਨ ਕੇ ਚਿਤ ਭੀਤਰ ਦੈ ਹੈ। 
ਭੀਤਰ ਤੇ ਅਬ ਯਾ ਜਗ ਕੇ ਅਘ ਬ੍ਰਿੰਦਨ ਬੀਰ ਬਿਦਾ ਕਰਿ ਜੈ ਹੈ। ੨੪੮੪। 


ਤਮ ਤਮ 


ਪ੍ਰੇਮ ਕੀਓ ਨ ਕੀਓ ਬਹੁਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੋ। 
ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ। 
ਦਾਨ ਦੀਏ ਬਸਿ _ਹ੍ਹੈ ਗਯੋ _ਸ੍ਯਾਮ ਸਭੈ ਅਪਨੋ ਤਿਨ ਦਰਬ _ਗਵਾਯੋ। 
ਅੰਤ੍ਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਸੋ ਕੀਓ ਤਿਨ ਹੂ ਹਰਿ ਪਾਯੋ। ੨੪੮੫। 


ਕਾ ਭਯੋ ਜੋ ਬਕ ਲੋਚਨ ਮੂੰਦ ਕੈ ਬੈਠਿ ਰਹਿਓ ਜਗ ਭੇਖ ਦਿਖਾਏ। 
ਮੀਨ ਫਿਰਿਓ ਜਲ ਨ੍ਹਾਤ ਸਦਾ ਤੁ ਕਹਾ ਤਿਹ ਕੇ ਕਰਿ ਮੋ ਹਰਿ ਆਏ। 


ਕ੍ਰਿਸਨਾਵਤਾਰ ੭੯੧ 


ਹੁਣ ਪ੍ਰੇਮ ਕਥਾ ਦਾ ਕਥਨ 


ਹਰਿ ਦੇ ਸੰਤਾਂ ਨੇ ਕਬਿੱਤ ('ਕਬਢੀ”) ਸੁਣਾਉਂਦਾ ਹਾਂ। ਉਸ ਕਰ ਕੇ ਪ੍ਰਭੂ ਦੇ ਲੋਕਾਂ 
(ਭਗਤਾਂ) ਨੂੰ ਪ੍ਰਸੰਨ ਕਰਦਾ _ਹਾਂ। ਜੋ (ਵਿਅਕਤੀ) ਇਸ ਕਥਾ ਨੂੰ ਥੋੜਾ ਜਿੰਨਾ ਵੀ ਸੁਣ 
ਲਵੇਗਾ, _ਉਸ _ਦਾ ਦੁਖ ਦੂਰ ਹੋ ਜਾਏਗਾ।੨੪੮0। 


ਜਿਸ ਤਰ੍ਹਾਂ _ਤ੍ਰਿਣਾਵਰਤ ਅਤੇ _ਅਘ (ਦੈਂਤ) ਨੂੰ 
ਦਿੱਤਾ _ਸੀ। ਜਿਸ ਨੇ _ਸਕਟਾਸੁਰ (ਦੈਂਤ) ਨੂੰ 


੧੨੭ "੧ ੨ ਤੀ 
ਤਾ 
3 
ਡੇ ਤੈਂ 
ਘ 
ਪੈ 
ਸੈ 
॥ 
੨ 
ਤੈਂ ੨ 


ਕਵੀ ਸ਼ਿਆਮ ਕਹਿੰਦੇ ਹਨ, ਜੋ (ਸਾਧਕ) ਪ੍ਰੇਮ ਪੂਰਵਕ 

ਗਾਇਨ _ਕਰਦਾ ਹੈ। ਜੋ (ਕਵੀ) ਸਿਆਣਪ ਨਾਲ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਵਿਚ 

ਬੰਨ੍ਹਦਾ ਹੈ। ਜੋ (ਵਿਅਕਤੀ) ਹੋਰਨਾਂ ਤੋਂ ਸ੍ਰੀ ਕ੍ਰਿਸ਼ਨ ਦੀ ਚਰਚਾ ਸੁਣ ਕੇ ਸ੍ਰੀ ਵਿਚ 

ਮਨ ਨੂੰ _ਟਿਕਾਉਂਦਾ ਹੈ। _ਕਵੀ _ਸ਼ਿਆਮ _ਕਹਿੰਦੇ ਹਨ, _ਉਹ (ਵਿਅਕਤੀ) ਸ਼ਰੀਰ _ਧਾਰਨ 
ਕਰ ਕੇ ਫਿਰ ਇਸ ਸੰਸਾਰ ਵਿਚ ਨਹੀਂ _ਆਉਂਦੇ।੨੪੮੨। 

ਵਿਚ _ਰਚਦਾ 

ਜਿਨ੍ਹਾਂ 


ਸ਼ਿਆਮ ਕਹਿੰਦੇ ਹਨ, ਉਹ ਪਾਪਾਂ ਦੀ ਅਗਨੀ ਵਿਚ ਕਦੇ ਨਹੀਂ _ਸੜਦਾ। 
ਛਿਣ 


ਦੂਰ ਰ 
ਚਰਨ _ ਪਰਸਠਗੇ, _ਉਹ _ ਪੁਰਸ਼ _ਫਿਰ _ਦੇਹ ਧਾਰਨ _ ਨਹੀਂ __ ਕਰਨਗੇ।੨੪੮੩। 

ਕਵੀ ਸ਼ਿਆਮ ਕਹਿੰਦੇ ਹਨ, ਫਿਰ ਜੋ (ਵਿਅਕਤੀ) ਰੁਚੀ ਪੂਰਵਕ ਸ੍ਰੀ ਕ੍ਰਿਸ਼ਨ 
ਜਾਪ _ਜਪਦੇ _ਹਨ। ਜੋ (ਵਿਅਕਤੀ) ਮਨ ਵਿਚ ਉਸ (ਸੀ ਕ੍ਰਿਸ਼ਨ) ਦੇ ਪ੍ਰੇਮ ਕਰ 
ਮੰਗਤਿਆਂ ਨੂੰ ਧਨ ਦਿੰਦੇ ਹਨ। ਜੋ (ਵਿਅਕਤੀ) ਘਰ ਦੇ ਸਾਰੇ ਕੰਮਾਂ ਨੂੰ ਛਡ ਕੇ 


ਤਪਾਇਆ। ਕਾਸ਼ੀ ਵਿਚ ਜਾ ਕੇ ਵੇਦਾਂ ਨੂੰ ਬਹੁਤ ਅਧਿਕ ਪੜ੍ਹਿਆ, (ਪਰ ਉਨ੍ਹਾਂ ਦੇ) 
ਵਿਚ ਸਾਰ _ਤਤ੍ਰ ਪ੍ਰਾਪਤ ਨ _ਹੋਇਆ। (ਜਿਨ੍ਹਾਂ _ਨੇ) ਦਾਨ ਦਿੱਤੇ, (ਕੀ) ਸ੍ਰੀ ਕ੍ਰਿਸ਼ਨ 
ਦੇ ਵਸ ਹੋ ਗਿਆ ਹੈ, (ਨਹੀਂ) ਉਨ੍ਹਾਂ ਸਭਨਾਂ ਨੇ ਆਪਣਾ ਧਨ ਹੀ _ਗੰਵਾਇਆ ਹੈ। 
ਨੇ ਅੰਦਰਲੀ ਰੁਚੀ ਨਾਲ ਸ੍ਰੀ ਕ੍ਰਿਸ਼ਨ ਨਾਲ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਸ੍ਰੀ ਕ੍ਰਿਸ਼ਨ 
ਪ੍ਰਾਪਤ _ ਕੀਤਾ _ਹੈ।੨੪੮੫। 

ਕੀ ਹੋਇਆ ਜੋ (ਕੋਈ) ਬਗਲੇ (ਵਾਂਗ) ਅੱਖਾਂ ਬੰਦ ਕਰ ਕੇ ਬੈਠ ਰਿਹਾ ਹੈ, ਜਗਤ 
ਨੂੰ ਭੇਖ _ਵਿਖਾਉਂਦਾ ਹੈ। _ਮੌਂਛੀ _(ਵਾਂਗ) ਸਦਾ ਜਲ ਵਿਚ ਨ੍ਹਾਉਂਦਾ ਫਿਰਿਆ ਹੈ, ਤਾਂ ਕੀ 


੪ = 


੭੮੯੨ 


ਸੀ _ਦਸਮ-ਗ੍ਰੰਥ _ਸਾਹਿਬ 


ਦਾਦੁਰ ਜੋ ਦਿਨ ਰੈਨਿ ਰਟੈ ਸੁ ਬਿਹੰਗ ਉਡੈ ਤਨਿ ਪੰਖ ਲਗਾਏ। 

ਸ੍ਯਾਮ _ਭਨੈ ਇਹ ਸੰਤ ਸਭਾ ਬਿਨੁ ਪ੍ਰੇਮ ਕਹੂ _ਬ੍ਰਿਜਨਾਥ ਰਿਝਾਏ। ੨੪੮੬। 
ਲਾਲਚ ਜੋ _ਧਨ ਕੇ ਕਿਨਹੂ ਜੁ ਪੇ ਗਾਇ ਭਲੈ ਪ੍ਰਭ ਗੀਤ ਸੁਨਾਯੋ। 

ਨਾਚ ਨਚਿਓ ਨ ਖਚਿਓ ਤਿਹ ਮੈ ਹਰਿ ਲੋਕ ਅਲੋਕ ਕੋ ਪੈਡ ਨ ਪਾਯੋ। 

ਹਾਸ ਕਰਿਓ ਜਗ ਮੈ ਆਪੁਨੋ ਸੁਪਨੇ ਹੂ ਨ ਗਿਆਨ ਕੋ ਤਤੁ ਜਨਾਯੋ। 

ਪ੍ਰੇਮ ਬਿਨਾ ਕਬਿ ਸ੍ਯਾਮ ਭਨੈ ਕਰਿ ਕਾਹੂ ਕੇ ਮੈ ਬ੍ਰਿਜ ਨਾਇਕ ਆਯੋ। ੨੪੮੭। 


ਹਾਰਿ ਚਲੇ ਗ੍ਰਿਹ ਆਪਨੇ ਕੋ ਬਨ ਮੋ ਬਹੁਤੋ ਤਿਨ ਧਿਆਨ ਲਗਾਏ। 
ਸਿਧ ਸਮਾਧਿ ਅਗਾਧਿ ਕਥਾ ਮੁਨਿ ਖੋਜ ਰਹੇ ਹਰਿ ਹਾਥਿ ਨ ਆਏ। 
ਸ੍ਯਾਮ _ਭਨੈ ਸਭ ਬੇਦ _ਕਤੇਬਨ ਸੰਤਨ ਕੇ ਮਤਿ ਯੌ _ਠਹਰਾਏ। 

ਭਾਖਤ ਹੈ ਕਬਿ ਸੰਤ ਸੁਨੋ ਜਿਹ ਪ੍ਰੇਮ ਕੀਏ ਤਿਹ ਸ੍ਰੀ ਪਤਿ ਪਾਏ। ੨੪੮੮। 


ਛਤ੍ਰੀ ਕੋ ਪੂਤ ਹੋ_ਬਾਸ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੂ ਕਰੋ। 

ਅਰੁ ਅਉਰ ਜੰਜਾਰ ਜਿਤੋਂ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ। 
ਅਬ ਰੀਝਿ ਕੈ ਦੇਹੁ ਵਹੈ ਹਮ ਕੋ ਜੋਊ ਹਉ ਬਿਨਤੀ ਕਰ ਜੋਰਿ ਕਰੋ। 

ਜਬ ਆਉਂ ਕੀ ਅਉਧਿ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ। ੨੪੮੯। 


ਦੰਹਰਾ 
ਸਤ੍ਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ। 
ਨਗਰ _ਪਾਵਟਾ ਸੁਭ _ਕਰਨ ਜਮੁਨਾ ਬਹੈ _ਸਮੀਪ। ੨੪੯0। 


ਦਸਮ _ਕਥਾ _ਭਾਗੌਤ ਕੀ _ਭਾਖਾ ਕਰੀ _ਬਨਾਇ। 
ਅਵਰ _ਬਾਸਨਾ ਨਾਹਿ ਪਭ ਧਰਮ ਜੁਧ ਕੇ ਚਾਇ। ੨੪੯੧। 


ਹਾਵੀਯ” 
ਧੈਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ। 
ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ। 
ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ। 
ਗਿਆਨਹਿ ਕੀ _ਬਢਨੀ ਮਨਹੁ _ਹਾਥ _ਲੈ _ਕਾਤਰਤਾ ਕੁਤਵਾਰ ਬੁਹਾਰੈ। ੨੪੯੨। 


/ਇਤ ਸੀ ਦਸਮ #ਨਕੰਧ ੪ਰਾਣੇ ਲਾਂਦਤੁ ਨਾਟਕ ਕੁੰਲੇ /ਕੈਸਨਾਵਤਾਨੇ ਧਯ/ 
/ਏਕਾਸਿਵ _ਸ਼ਆਪਤਮਆ ਅਤ __ਸਭ# ਸਤ? 


ਕ੍ਰਿਸਨਾਵਤਾਰ ੭੮੯੩ 


ਹੋਇਆ। (ਕੀਹ) ਉਸ ਦੇ ਹੱਥ ਵਿਚ ਹਰਿ ਆ ਗਿਆ ਹੈ। ਡੱਡੂ (ਵਾਂਗ) ਜੋ ਦਿਨ ਰਾਤ 
ਬੋਲਦਾ ਰਹਿੰਦਾ ਹੈ, ਜਾਂ ਸ਼ਰੀਰ ਉਤੇ ਖੰਭ ਲਗਾ ਕੇ ਪੰਛੀ (ਵਾਂਗ) ਉਡ ਗਿਆ ਹੈ। (ਕਵੀ) 
ਸ਼ਿਆਮ ਕਹਿੰਦੇ ਹਨ, ਸਾਰੇ ਸੰਤ ਇਹ (ਕਹਿੰਦੇ ਹਨ) ਕਿ ਪ੍ਰੇਮ ਤੋਂ ਬਿਨਾ ਕਿਸੇ ਨੇ ਵੀ 
ਸੀ ਕ੍ਰਿਸ਼ਨ ਨੂੰ ਪ੍ਰਸੰਨ _ਨਹੀਂ _ ਕੀਤਾ।੨੪੮੬। 

ਜੇ ਕਿਸੇ ਨੇ ਧਨ ਦੇ ਲਾਲਚ ਵਸ ਹੋ ਕੇ ਕਿਸੇ ਕੋਲ ਪ੍ਰਭੂ ਦੇ ਚੰਗੀ ਤਰ੍ਹਾਂ ਗੀਤ 
ਸੁਣਾਏ _ਹਨ। (ਜੇ ਕਿਸੇ ਨੇ ਭਗਤੀ ਕਰਨ ਲਈ) ਨਾਚ _ਨਚਿਆ ਹੈ, (ਪਰ) ਉਸ ਵਿਚ 
ਮਗਨ ਨਹੀਂ ਹੋਇਆ, (ਤਾਂ ਉਸ ਨੇ) ਹਰਿ ਦੇ ਅਲੌਕਿਕ ਲੋਕ ਦਾ ਮਾਰਗ ਨਹੀਂ ਪਾਇਆ। 
(ਉਸ ਨੇ) ਜਗਤ ਵਿਚ ਆਪਣਾ ਹਾਸਾ ਕਰਾਇਆ ਹੈ, (ਕਿਉਂਕਿ) ਉਸ ਨੇ ਸੁਪਨੇ ਵਿਚ 
ਵੀ ਗਿਆਨ ਦੇ ਤਤ੍ਹ ਨੂੰ ਨਹੀਂ ਜਾਣਿਆ ਹੈ। _ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾ 


ਸੀ ਕ੍ਰਿਸ਼ਨ ਕਿਸੇ ਦੇ ਹੱਥ _ਵਿਚ ਨਹੀਂ ਆਇਆ।੨੪੮੭। 

(ਜੋ) ਆਪਣੇ ਘਰ _ਬਾਰ ਤੋਂ _ਹਾਰ ਕੇ ਬਨ ਨੂੰ ਚਲੇ ਗਏ ਹਨ (ਅਤੇ ਉਥੇ) ਉਨ੍ਹਾਂ 
ਨੇ _ਬਹਤੁ ਧਿਆਨ ਲਗਾਇਆ ਹੈ। ਸਿੱਧ ਹੋਕੇ ਸਮਾਧੀ ਲਗਾਈ ਹੈ, ਮੁਨੀ ਹੋ ਕੇ ਅਗਾਧ 
ਕਥਾ (ਸੁਣੀ ਹੈ), (ਉਹ ਸਾਰੇ) ਖੋਜ ਰਹੇ ਹਨ, (ਪਰ ਉਨ੍ਹਾਂ ਦੇ) ਹੱਥ ਵਿਚ ਹਰਿ ਨਹੀਂ 
ਆਇਆ। (ਕਵੀ) ਸ਼ਿਆਮ ਕਹਿੰਦੇ ਹਨ ਕਿ ਸਾਰੇ ਵੇਦਾਂ, ਕਤੇਬਾਂ ਅਤੇ ਸੰਤਾਂ ਦੇ ਮਤ ਵਿਚ 
ਇਹੀ ਠਹਿਰਾਇਆ ਹੋਇਆ ਹੈ। _ਕਵੀ ਕਹਿੰਦੇ ਹਨ।| ਹੇ ਸੰਤੋ! ਸੁਣੋ, ਜਿਨ੍ਹਾਂ ਨੇ ਪ੍ਰੇਮ ਕੀਤਾ 
ਹੀ ਪ੍ਰਭੂ ਨੂੰ ਪ੍ਰਾਪਤ _ਕੀਤਾ _ਹੈ।੨੪੮੮। 

(ਸੈਂ) ਛਤ੍ਰੀ ਦਾ ਪੁੰਤਰ ਹਾਂ, ਬ੍ਰਾਹਮਣ ਦਾ (ਪੁੱਤਰ) ਨਹੀਂ _ਹਾਂ। (ਮੈਨੂੰ) ਤਪ _ਕਰਨਾ 
ਜੇ _ਕਰਾਂ। ਅਤੇ ਘਰ ਦੇ ਹੋਰ ਜਿਤਨੇ _ਜੰਜਾਲ _ਹਨ, ਤੁਹਾਨੂੰ ਤਿਆਗ 

ਕੇ _ਕੀਹ _ਚਿਤ ਉਨ੍ਹਾਂ ਵਿਚ _ਧਰਾਂ। (ਇਸ _ਲਈ) ਹੁਣ ਪੁਸੰਨ ਹੋਕੇ ਮੈਨੂੰ ਉਹੀ (ਵਰ) 
ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਜਦੋਂ ਮੇਰੀ ਆਯੂ _ਦੀ _ਅਵਧੀ ਦਾ ਅੰਤ 
ਤਾਂ ਭਿਆਨਕ _ ਯੁੱਧ _ਵਿਚ _ਲੜਦਾ ਹੋਇਆ _ ਮਰ _ ਜਾਵਾਂ।੨੪੮੯। 


ਸਤਾਰ੍ਹਾਂ _ਸੋ__ਪੰਤਾਲੀ _(੧੭੪੫ ਬਿ.) ਵਿਚ _ਸਾਵਣ _ਦੀ ਸੁਦੀ ਸੱਤਵੀਂ _ਥਿਤ ਨੂੰ 
ਪਾਂਵਟਾ ਨਗਰ _ (ਵਿਚ ਕਵਿਤਾ ਰਚਣ _ਦਾ ਇਹ) ਸ਼ੁਭ ਕਰਮ _ (ਕੀਤਾ ਜਿਥੇ) ਨੇੜੇ _ਹੀ 
ਜਮਨਾ _ਵਗ ਰਹੀ ਹੈ।੨੪੯0। 

ਭਾਗਵਤ (ਪੁਰਾਣ) ਦੇ ਦਸਮ _(ਸਕੰਧ) _ਦੀ ਕਥਾ (ਮੈਂ) ਭਾਖਾ ਵਿਚ ਰਖੀ ਹੈ। 
ਹੇ ਪ੍ਰਭੂ! (ਮੇਰੇ ਮਨ ਵਿਚ) ਹੋਰ ਕੋਈ ਕਾਮਨਾ ਨਹੀਂ ਹੈ, (ਬਸ) ਧਰਮ ਦੇ ਯੁੱਧ ਦੀ ਚਾਹ 
(ਲਈ ਪ੍ਰੇਰਿਤ ਕਰਨਾ) _ਹੈ।੨੪੯੧। 
ਮਾਵੀਲ” 

ਜਗਤ _ਵਿਚ ਉਨ੍ਹਾਂ ਦਾ _ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ 
ਚਿਤ ਵਿਚ ਯੁੱਧ (ਕਰਨ ਦਾ) ਵਿਚਾਰ ਪਾਲਦੇ _ਹਨ। _(ਕਿਉਂਕਿ) ਦੇਹ ਅਨਿਤ 
ਨਹੀਂ _ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਹੇਗਾ, 
ਸਾਗਰ 


ਹ 


ਵਿਚੋਂ _ਤਰ _ਜਾਏਗਾ। _ਇਸ _ ਸ਼ਰੀਰ ਨੂੰ ਧੀਰਜ _ਦਾ _ਘਰ _ਬਣਾ ਲਵੋ 

ਦੀਪਕ ਵਾਂਗ (ਇਸ _ਵਿਚ) ਜਗਾ _ਲਵੋ। _ਗਿਆਨ ਦੇ ਝਾੜੂ _ਨੂੰ ਮਨ ਰੂਪ 

ਕੇ, _ਕਾਇਰਤਾ _ਰੂਪ ਕੂੜੇ ਨੂੰ ਬਾਹਰ ਹੂੰਝ _ਦਿਓ। _੨੪੯੨। 

ਨੰ ਟਲ ਅਕੰਹ _੪ਰਾਣ; ਲਓ `_ ਨਾਟਕ ਗੁੰਝ ਦੇ _ਸ਼ਨਾਵਤਾਰ “##/ਲ 
/ਏਕਾਸਿਵੇ' ਦੀ _ਆ੫ਤ/ ਸਭ ਲਭ _ਹੰ/ 


ਕੇ ੩5 “” 3 
ਹੇ ਬੋ 4 ਕੈ ਕੈ 


ਹੋ 30 "੭੨ 


ਚੌਬੀਸ ਅਵਤਾਰ 
56 ਨ ਵਾਹ੍੍‌ਰ ਆ ਕਾ ਫਤਹ 
ਅਥ _ਨਰ ਅਵਤਾਰ ਕਥਨੰ 
ਚੱਪਣਾ/ 
ਅਬ ਬਾਈਸ੍ਹੋ _ਗਨਿ _ਅਵਤਾਰਾ। ਜੈਸ ਰੂਪ ਕਹੁ ਧਰੋ _ਮੁਰਾਰਾ। 


ਨਰ ਅਵਤਾਰ ਭਯੋ _ਅਰਜੁਨਾ। ਜਿਹ ਜੀਤੇ ਜਗ ਕੇ ਭਟ _ਗਨਾ। _੧। 


ਪ੍ਰਿਥਮ ਨਿਵਾਤ ਕਵਚ _ਸਭ ਮਾਰੇ। ਇੰਦੂ ਤਾਤ ਕੇ ਸੋਕ ਨਿਵਾਰੇ। 
ਬਹੁਰੇ ਜੁਧ ਰੁਦੂ ਤਨ ਕੀਆ। ਰੀਝੈ_ਭੂਤਿ ਰਾਟ ਬਰੁ ਦੀਆ। ੨। 


ਬਹੁਰਿ _ਦੁਰਜੋਧਨ ਕਹ _ਮੁਕਤਾਯੋ। ਗੰਧੂਬ _ਰਾਜ _ਬਿਮੁਖ ਫਿਰਿ ਆਯੋ। 


ਖਾਂਡਵ ਬਨ ਪਾਵਕੋਹਿ ਚਰਾਵਾ। ਸੂਦ ਏਕ ਪੈਠੈ ਨਹਿ ਪਾਵਾ। ੩। 


ਜਉ ਕਹਿ ਕਥਾ ਪੁਸੰਗ ਸੁਨਾਊ। ਗੁੰਥ ਬਢਨ ਤੇ ਹ੍ਰਿਦੈ ਡਰਾਊ। 
ਤਾ ਤੇ ਥੋਰੀ ਕਥਾ ਕਹਾਈ। ਭੂਲ ਦੇਖਿ ਕਬਿ ਲੇਹੁ ਬਬਨਾਈ। ੪। 


ਕਊਰਵ _ਜੀਤਿ ਗਾਵ ਸਬ _ਆਨੀ। _ਭਾਤਿ _ਭਾਤਿ ਤਿਨ ਮਹਿ ਅਭਿਮਾਨੀ। 
ਕ੍ਰਿਸਨ ਚੰਦ ਕਹੁ ਬਹੁਰਿ ਰਿਝਾਯੋ। ਜਾ_ਤੈ ਜੈਤਪਤ੍ਰ ਕਹੁ _ਪਾਯੋ। ੫। 


ਗਾਂਗੇਵਹਿ _ਭਾਨੁਜ ਕਹੁ _ਮਾਰ੍ਯੋ। _ਘੋਰ _ਭਯਾਨ _ਅਯੋਧਨ ਪਾਰ੍ਯੋ। 
ਦੁਰਜੋਧਨ ਜੀਤਾ ਅਤਿ _ਬਲਾ। _ਪਾਵਤ _ਭਯੋ ਰਾਜ _ਅਬਿਚਲਾ। _੬। 


ਕਹ ਲਗਿ ਕਰਤ ਕਥਾ ਕਹੁ _ਜਾਊ। ਗੁੰਥ ਬਢਨ ਤੇ ਅਧਿਕ ਡਰਾਊ। 
ਕਥਾ _ਬ੍ਰਿਧ ਕਸ ਕਰੌ _ਬਿਚਾਰਾ। _ਬਾਈਸਵੋਂ ਅਰਜੁਨ ਅਵਤਾਰਾ। _੭। 


/ਛੱਤਾ ਸੀ ਲਾਝਤ੍ਹ ਨਾਟਕ ਯੁੰਲੇ ਨਰ _%ਵਤਾਰ ਕਾਣੰਨਿਵੇਂ ਰਣ ਸਤ _ਲਭ#ਆ ਸਤੁ? _੨੦/ 


ਚੌਬੀਸ ਅਵਤਾਰ 
56 ` ਗੰਤਰੁਰ _ਪੁਸ਼/ਇ 


ਹੁਣ ਨਰ ਅਵਤਾਰ ਦਾ ਕਥਨ 
ਚੱਪਲਾਂ 

ਹੁਣ ਬਾਈਵੇਂ ਅਵਤਾਰ ਦਾ ਵਰਣਨ ਕਰਦਾ ਹਾਂ ਜਿਸ ਤਰ੍ਹਾਂ ਦਾ ਮੁਰਾਰੀ (ਕਾਲਪੁਰਖ) 
ਨੇ ਰੂਪ ਧਾਰਨ ਕੀਤਾ _ਸੀ। ਨਰ ਅਵਤਾਰ ਵਜੋਂ ਅਰਜਨ ਪ੍ਰਗਟ ਹੋਇਆ ਜਿਸ ਨੇ ਜਗਤ ਦੇ 
ਬਹੁਤ ਸਾਰੇ _ਸੂਰਵੀਰ ਜਿਤ ਲਏ _ਸਨ।੧। 

(ਉਸ ਨੇ) ਸਭ ਤੋਂ ਪਹਿਲਾਂ ਨਿਵਾਤ _ਕਵਚਾਂ (ਇੰਦਰ ਦੇ ਵਿਰੋਧੀ ਬਲਵਾਨਾਂ) ਨੂੰ 
ਮਾਰਿਆ ਅਤੇ (ਆਪਣੇ) ਪਿਤਾ ਇੰਦਰ ਦੇ ਦੁਖ ਖਤਮ _ਕਰ _ਦਿੱਤੇ। ਫਿਰ ਸ਼ਿਵ ਨਾਲ 
ਯੁੱਧ _ਕੀਤਾ _ਅਤੇ _ਭੂਤਰਾਜ (ਸ਼ਿਵ _ਨੇ) ਪ੍ਰਸੰਨ _ਹੋ__ਕੇ ਵਰ _ਦਿੱਤਾ।੨। 

ਫਿਰ _ਦੁਰਯੋਧਨ ਨੂੰ (ਬੰਧਨਾਂ ਤੋਂ) ਮੁਕਤ ਕਰਾਇਆ ਅਤੇ _ਗੰਧਰਬ _ਰਾਜਾ_ ਨੂੰ ਯੁੱਧ 


ਤੋਂ ਬੇਮੁਖ _ਕਰਕੇ _ਪਰਤਾ _ਦਿੱਤਾ। _ਖਾਂਡਵ _ਬਨ ਨੂੰ ਅਗਨੀ ਤੋਂ _ਖਵਾਇਆ (ਅਰਥਾਤ _ਸਾੜ 
ਦਿੱਤਾ) ਅਤੇ (ਉਸ ਉਤੇ ਤੀਰਾਂ ਦਾ ਅਜਿਹਾ _ਛਤ੍ਹ ਬਣਾਇਆ ਕਿ) ਪਾਣੀ ਦੀ ਇਕ ਬੂੰਦ 
ਵੀ ਪਹੁੰਚ _ਨਹੀਂ _ਸਕੀ। _੩। 

ਜੇ ਇਸ ਕਥਾ ਦਾ (ਸਾਰਾ) ਪ੍ਰਸੰਗ ਸੁਣਾਵਾਂ ਤਾਂ ਗ੍ਰੰਥ ਦੇ ਬਹੁਤ ਵਧਣ ਕਰ 
ਹਿਰਦੇ ਵਿਚ ਡਰਦਾ ਹਾਂ। ਇਸ ਲਈ ਥੋੜੀ ਹੀ ਕਥਾ ਕਹੀ ਹੈ। (ਜਿਥੇ ਕਿਥੇ) ਭੁਲ ਵੇਖੋ, 
ਤਾਂ ਹੇ ਕਵੀ ਜਨੋਂ! ਉਸ ਨੂੰ ਸੋਧ _ਲੈਣਾ।੪। 


ਕੀਤਾ।੫। 

(ਫਿਰ) _ਭੀਸ਼ਮ _('ਗਾਂਗੇਵ”) ਅਤੇ _ਕਰਨ _('ਭਾਨੁਜ”) ਨੂੰ ਮਾਰਿਆ ਅਤੇ ਉਨ੍ਹਾਂ ਨਾਲ 
ਭਿਆਨਕ _ ਯੁੱਧ _ਰਚਾਇਆ। _ ਅਤਿ _ ਬਲਵਾਨ _ਯੋਧੇ _ਦੁਰਯੋਧਨ ਨੂੰ _ਜਿਤਿਆ _ਅਤੇ _(ਭਾਰਤ 
ਵਰਸ਼ _ਦਾ) ਸਥਾਈ _ ਰਾਜ ਪ੍ਰਾਪਤ _ ਕੀਤਾ।੬। 

(ਸੈਂ) ਕਥਾ ਨੂੰ ਕਿਥੋਂ ਤਕ ਕਹਿੰਦਾ ਜਾਵਾਂ (ਕਿਉਂਕਿ) ਗ੍ਰੰਥ ਦੇ ਵੱਡੇ ਹੋ ਜਾਣ ਦਾ 
ਬਹੁਤ ਡਰ ਲਗਦਾ ਹੈ। _ਕਥਾ ਬਹੁਤ ਵੱਡੀ ਹੈ, ਕਿਥੋਂ ਤਕ ਵਿਚਾਰ ਕਰਾਂ। (ਬਸ) ਅਰਜਨ 
ਬਾਈਵਾਂ _ਅਵਤਾਰ _ਹੋਇਆ।੭। 


/ਟਲੇ ਲਾਂਚਤਹ ਨਾਟਕ ਯੁੰਥ ਦਾ ਨਨ _%ਵਤਾਰ ਠਾਣੀਸਿਵਾਂ ਜ਼ਡਘਤ ਗਇਆ; ਅਠ ਲਭ ਹੀ? ੨੨੪ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਬਉਧ ਅਵਤਾਰ _ਤੇਈਸਵੌ ਕਥਨੰ 
ਚੱਪਣ? 
ਅਬ ਮੈ ਗਨੋ ਬਊਧ ਅਵਤਾਰਾ। ਜੈਸ ਰੂਪ ਕਹੁ ਧਰਾ _ਮੁਰਾਰਾ। 
ਬਊਧ ਅਵਤਾਰ ਇਹੀ ਕੋ _ਨਾਊ। ਜਾਕਰ ਨਾਵ ਨ ਥਾਵ ਨ ਗਾਊ।੧। 
ਜਾਕਰ ਨਾਵ ਨ ਠਾਵ _ਬਖਾਨਾ। _ਬਊਧ ਅਵਤਾਰ _ਵਹੀ _ਪਹਚਾਨਾ। 
ਸਿਲਾ ਸਰੂਪ ਰੂਪ ਤਿਹ ਜਾਨਾ। ਕਥਾ ਨ ਜਾਹਿ ਕਲੂ ਮਹਿ ਮਾਨਾ। ੨। 


ਦੇਹਰਾ 
ਰੂਪ ਰੇਖ ਜਾਕਰ ਨ ਕਛੁ ਅਰੁ ਕਛੁ _ਨਹਿਨ ਆਕਾਰ। 
ਸਿਲਾ ਰੂਪ _ਬਰਤਤ ਜਗਤ ਸੋ _ਬਊਧ _ਅਵਤਾਰ। _੩। 


/ਏੱਤ ਨੰ ਲਝਤ ਨਾਟਕ ਕੁੰਲੇ ਕਸ _#ਵਤਾਰ ਤੋਣੰਨਿਵੇਂ ਨਆਮਤਮ ਮਤੁ ਸਭਨ ਮਤੁ? ੨੩੪ 


ਅਥ _ਨਿਹਕਲੰੌਕੀ ਚੌਬੀਸਵੌ ਅਵਤਾਰ ਕਥਨੰ 
ਚੱਪਣਾ 
ਅਬ ਮੈ ਮਹਾ ਸੁਧ ਮਤਿ ਕਰਿ ਕੈ। ਕਹੋ ਕਥਾ ਚਿਤੁ ਲਾਇ ਬਿਚਰਿ ਕੈ। 
ਚਉਬੀਸਵੋ _ਕਲਕੀ _ਅਵਤਾਰਾ। _ਤਾ ਕਰ _ਕਹੋ ਪ੍ਰਸੰਗ _ਸੁਧਾਰਾ। _੧। 


ਭਾਰਾਕ੍ਰਿਤ ਹੋਤ ਜਬ _ਧਰਣੀ। ਪਾਪ _ਗੁਸਤ ਕਛੁ _ਜਾਤ ਨ _ਬਰਣੀ। 
ਭਾਤਿ _ਭਾਤਿ ਤਨ ਹੋਤ _ਉਤਪਾਤਾ। ਪੁਤ੍ਰਹਿ ਸੇਜਿ ਸੋਵਤ ਲੈ _ਮਾਤਾ। ੨। 


ਸੁਤਾ ਪਿਤਾ ਤਨ ਰਮਤ _ਨਿਸੰਕਾ। _ਭਗਨੀ ਭਰਤ ਕ੍ਰਾਤ ਕਹੁ ਅੰਕਾ। 
ਭੂਤ _ਬਹਨ ਤਨ ਕਰਤ _ਬਿਹਾਰਾ। ਇਸਤ੍ਰੀ ਤਜੀ ਸਕਲ _ਸੰਸਾਰਾ। ੩। 


ਸੰਕਰ ਬਰਣ ਪਰਜਾ ਸਭ _ਹੋਈ। ਏਕ ਗ੍ਯਾਤ ਕੋ ਰਹਾ ਨ ਕੋਈ। 
ਅਤਿ _ਬਿਭਚਾਰ ਫਸੀ ਬਰ _ਨਾਰੀ। ਧਰਮ ਰੀਤ ਕੀ ਪ੍ਰੀਤਿ ਬਿਸਾਰੀ। ੪। 


ਘਰਿ ਘਰਿ ਝੂਠ ਅਮਸਿਆ ਭਈ। ਸਾਚ ਕਲਾ ਸਸਿ ਕੀ ਦੁਰ ਗਈ। 
ਜਹ ਤਹ ਹੋਨ ਲਗੇ ਉਤਪਾਤਾ। ਭੋਗਤ ਪੂਤ ਸੇਜਿ _ਚੜਿ _ਮਾਤਾ। ੫। 


ਢੂਢਤ ਸਾਚ ਨ ਕਤਹੂੰ ਪਾਯਾ। ਝੂਠ ਹੀ ਸੰਗ ਸਬੋ ਚਿਤ ਲਾਯਾ। 
ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ। ਸਾਸਤ ਸਿਮ੍ਰਿਤ ਛੁਐ ਨ ਕੋਈ। ੬। 


ਹਿੰਦਵ ਕੋਈ ਨ ਤੁਰਕਾ ਰਹਿ ਹੈ। ਭਿਨ ਭਿਨ ਘਰਿ ਘਰਿ ਮਤ ਗਹਿ_ਹੈ। 
ਏਕ ਏਕ ਕੇ ਪੰਥ ਨ ਚਲਿ ਹੈ। ਏਕ ਏਕ ਕੀ ਬਾਤ ਉਥਲਿ ਹੈ। ੭। 


ਚੌਬੀਸ ਅਵਤਾਰ ਪ 


ਹੁਣ ਤੇਈਵੇਂ ਬੁੱਧ ਅਵਤਾਰ ਦਾ ਕਥਨ 

ਚੱਪਣ/ 

ਹੁਣ ਮੈਂ ਬੁੱਧ ਅਵਤਾਰ ਦਾ ਵਰਣਨ ਕਰਦਾ ਹਾਂ_ਜਿਸ ਤਰ੍ਹਾਂ _ਮੁਰਾਰੀ (ਕਾਲ ਪੁਰਖ) 
ਨੇ _ਉਹ ਰੂਪ ਧਾਰਨ _ਕੀਤਾ _ਸੀ। _ਇਹੀ ਸ਼ੁੱਧ _ਅਵਤਾਰ _ਦਾ ਨਾਂ _ਸਮਝਣਾ ਚਾਹੀਦਾ ਹੈ 
ਜਿਸ ਦਾ (ਕੋਈ) ਨਾਂ, ਥਾਂ ਜਾਂ ਪਿੰਡ _ਨਹੀਂ_ਹੈ।੧। 

ਜਿਸ ਦਾ ਕੋਈ ਨਾਂ ਜਾਂ ਠਨਿਕਾਣਾ ਨਹੀਂ ਦਸਿਆ ਜਾ ਸਕਦਾ, ਉਸੇ ਨੂੰ ਬੁੱਧ ਅਵਤਾਰ 
ਸਮਝਣਾ _ਚਾਹੀਦਾ _ਹੈ। _ਉਸ _ਦਾ ਸਰੂਪ _ਪੌਥਰ _ਰੂਪ _(ਭਾਵ ਮੂਰਤੀ) _ਜਾਣਨਾ _ਚਾਹੀਦਾ 
ਹੈ। ਜਿਸ ਦੀ ਕਥਾ ਨੂੰ ਕਲਿਯੁਗ _ਵਿਚ ਕਿਸੇ ਨਹੀਂ ਮੰਨਿਆ ਹੈ।੨। 
ਦੰਹਰ” 

ਜਿਸ ਦੀ ਕੁਝ ਰੂਪ-ਰੇਖਾ ਨਹੀਂ ਹੈ ਅਤੇ ਕੋਈ ਆਕਾਰ ਵੀ ਨਹੀਂ _ਹੈ। ਜਗਤ ਵਿਚ 
(ਜੋ) ਸਿਲਾ ਰੂਪ ਵਰਤ ਰਿਹਾ ਹੈ, ਉਹ _ਬੌਧ ਅਵਤਾਰ ਹੈ। ੩। 

/ਟੈਲੇ ਘੰਚਿਤੂ ਨਾਟਕ ਗ੍ਰੰਥ ਦੇ ਲੱਹ %ਵਤਾਰ ਤਲੰਵੇ'` ਦੀ ਜ਼ਮਮਤੀੰ ਹੈ. ਸਭ ਲਭ _ਹੰ/ ੨੨੪ 


ਹੁਣ ਨਿਹਕਲੌਕੀ ਚੌਬੀਸਵੇ' ਅਵਤਾਰ ਦਾ ਕਥਨ 

ਜਪਣ 

ਹੁਣ ਮੈਂ ਬੁੱਧੀ ਨੂੰ ਬਹੁਤ ਚੰਗੀ ਤਰ੍ਹਾਂ ਸ਼ੁੱਧ ਕਰ ਕੇ ਅਤੇ ਚਿਤ _ਲਗਾ_ਕੇ 
ਪੂਰਵਕ ਕਥਾ _ਕਹਿੰਦਾ ਹਾਂ ਕਿ _(ਵਿਸ਼ਣੂ ਦਾ) ਚੌਬੀਸਵਾਂ ਅਵਤਾਰ _ਕਲਕੀ ਹੈ ਅਤੇ 
ਦਾ ਪ੍ਰਸੰਗ ਸੰਵਾਰ _ਕੇ ਕਹਿੰਦਾ _ਹਾਂ।੧। 

ਜਦ ਧਰਤੀ, (ਪਾਪਾ ਦੇ) ਭਾਰ ਨਾਲ ਦੁਖੀ ਹੋ ਜਾਂਦੀ ਹੈ ਤਾਂ ਉਸ ਪਾਪਾਂ ਨਾਲ 
ਗ੍ੁਸੀ ਦਾ ਕੁਝ ਵਰਣਨ ਨਹੀਂ __ਕੀਤਾ ਜਾ _ਸਕਦਾ। _ਭਾਂਤ ਭਾਂਤ _ਦੇ _ਉਪਦੂਵ _ਜਾਂ _ਖ਼ਰਾਬੀਆਂ 
ਹੁੰਦੀਆਂ ਹਨ ਅਤੇ ਮਾਂ ਪੁਤਰ ਨੂੰ ਲੈ _ਕੇ _ਸੇਜ-ਸੁਖ _ਮਾਣਦੀ _ਹੈ।੨। 

ਪੁੰਤਰੀ _ਪਿਤਾ _ਨਾਲ _ਨਿਰਸੈਕੋਚ _ਰਮਣ _ ਕਰਦੀ _ਹੈ ਅਤੇ _ਭੈਣ ਭਰਾ ਨੂੰ _ਜਫੀ 
ਪਾਉਂਦੀ _ਹੈ। _ਭਰਾ ਭੈਣ ਨਾਲ _ਕਾਮ-ਕਰਮ _ਕਰਦਾ ਹੈ ਅਤੇ ਸਾਰੇ ਸੰਸਾਰ ਨੇ (ਵਿਆਹੀ 
ਹੋਈ) _ ਇਸਤਰੀ ਨੂੰ ਤਿਆਗ _ ਦਿੱਤਾ _ਹੈ।੩। 


ਵਿਚਾਰ 
ਉਸ 


ਸਾਰੀ ਪੂਜਾ _ਵਰਣ-ਸੰਕਰ _(ਮਿਸ਼ਰਿਤ) ਹੋ ਗਈ _ਹੈ। ਇਕ (ਜਾਤਿ ਦੀ) ਪਛਾਣ 
ਵਾਲਾ _ਕੋਈ _ਨਹੀਂ_ਰਿਹਾ। _ਸੇਂਸ਼ਠ (ਘਰਾਂ ਦੀਆਂ) ਇਸਤਰੀਆਂ _ਬਹੁਤ _ਵਿਭਚਾਰ ਵਿਚ _ਫਸ 
ਗਈਆਂ _ਹਨ _ ਅਤੇ _ਧਰਮ _ ਆਧਾਰਿਤ ਪ੍ਰੀਤ _ਦੀ _ਰੀਤ _ਭੂਲਾ ਦਿੱਤੀ _ਹੈ।੪। 

ਘਰ ਘਰ _ਵਿਚ ਕੂੜ ਦੀ ਮਸਿਆ ਪਸਰੀ ਹੋਈ ਹੈ ਅਤੇ ਸੱਚ ਰੂਪ ਚੰਦ੍ਰਮਾ ਦੀ 
ਕਲਾ ਲੁਕ _ਛਿਪ ਗਈ ਹੈ। ਜਿਥੇ ਕਿਥੇ _ਉਪਦੂਵ ਹੋਣ _ਲਗੇ _ਹਨ ਅਤੇ ਪੁੰਤਰ _ਮਾਤਾ 
ਨਾਲ _ ਸੇਜ-ਸੁਖ _ ਮਾਣਨ _ ਲਗਾ _ਹੈ।੫। 

ਢੂੰਢਣ ਤੇ _ਵੀ ਕਿਤੋਂ ਸੱਚ _ਨਹੀਂ ਮਿਲਦਾ _ਅਤੇ _ਸਭ _ਨੇ _(ਆਪਣਾ) ਚਿਤ _ਝੂਠ 
ਵਿਚ _ਹੀ ਲਗਾਇਆ ਹੋਇਆ ਹੈ। (ਅਜਿਹੀ ਹਾਲਤ ਵਿਚ) ਘਰ ਘਰ ਵਿਚ ਵਖੋ ਵਖਰੇ 
ਮਤ ਹੋ ਜਾਣਗੇ _ਅਤੇ ਸ਼ਾਸਤਰ _ਤੇ _ਸਮ੍ਿਤੀਆਂ ਨੂੰ ਕੋਈ _ਛੋਹੇਗਾ _ਵੀ _ਨਹੀਂ।੬। 

(ਸੱਚਾ) _ਹਿੰਦੂ _ਅਤੇ ਮੁਸਲਮਾਨ _ਕੋਈ _ਵੀ ਨਹੀਂ ਰਹੇਗਾ _ਅਤੇ _ਘਰ _ਘਰ _ਵਿਚ 
ਵਖਰੇ _ਵਖਰੇ _ਮਤ _ਧਾਰੇ _ਗਏ _ਹੋਣਗੇ। _ਕੋਈ ਇਕ _ਕਿਸੇ ਹੋਰ ਇਕ ਦੇ ਦਸੇ ਮਾਰਗ 
ਉਤੇ ਨਹੀਂ _ਚਲੇਗਾ _ਅਤੇ _ਇਕ _ਦੂਜੇ _ਦੀ _ਗੱਲ ਨੂੰ ਉਲਟ _ਦੇਵੇਗਾ।੭। 


ਸੀ _ਦਸਮ-ਗ੍ਰੰਥ _ਸਾਹਿਬ 


ਭਾਰਾਕ੍ਰਿਤ ਧਰਾ ਸਬ ਹੁਇ ਹੈ। ਧਰਮ ਕਰਮ ਪਰ ਚਲੈ ਨ ਕੁਇ ਹੈ। 
ਘਰਿ ਘਰਿ ਅਉਰ ਅਉਰ ਮਤ ਹੋਈ। ਏਕ ਧਰਮ ਪਰ ਚਲੈ ਨ ਕੋਈ। ੮। 


ਦੰਹਰਾ 
ਭਿੰਨ ਭਿੰਨ ਘਰਿ ਘਰਿ ਮਤੋ ਏਕ ਨ ਚਲ ਹੈ ਕੋਇ। 
ਪਾਪ ਪ੍ਰਚੁਰ ਜਹ ਤਹ ਭਯੋ ਧਰਮ ਨ ਕਤਹੂੰ ਹੋਇ। ੯। 


ਚੱਪਣਾ 
ਸੰਕਰ _ਬਰਣ ਪ੍ਰਜਾ ਸਭ ਹੋਈ। ਛਤ੍ਹੀ ਜਗਤਿ ਨ ਦੇਖੀਐ ਕੋਈ। 
ਏਕ ਏਕ ਐਸੇ ਮਤ ਕੈ ਹੈ। ਜਾ ਤੇ ਪ੍ਰਾਪਤਿ ਸੂਦੂਤਾ ਹੋਇ ਹੈ।੧0। 


ਹਿੰਦੂ ਤੁਰਕ ਮਤ ਦੁਹੂੰ ਪ੍ਰਹਰਿ ਕਰਿ। ਚਲਿ ਹੈ ਭਿੰਨ ਭਿੰਨ ਮਤ ਘਰਿ ਘਰਿ। 
ਏਕ ਏਕ ਕੇ ਮੰਤਰ ਨ ਗਹਿ ਹੈ। ਏਕ ਏਕ ਕੇ ਸੈਗਿ ਨ ਰਹਿ ਹੈ। ੧੧। 


ਅਪੁ ਆਪੁ ਪਾਰਬ੍ਰਹਮ ਕਹੈ ਹੈ। ਨੀਚ ਊਚ ਕਹ ਸੀਸ ਨ ਨੈ ਹੈ। 
ਏਕ ਏਕ ਮਤ ਇਕ ਇਕ ਧਾਮਾ। ਘਰਿ ਘਰਿ ਹੋਇ ਬੈਠ ਹੈ ਰਾਮਾ। ੧੨। 


ਪੜਿ ਹੈ ਕੋਇ ਨ ਭੂਲਿ ਪੁਰਾਨਾ। ਕੋਊ ਨ ਪਕਰ ਹੈ _ਪਾਨਿ ਕੁਰਾਨਾ। 
ਬੇਦ ਕਤੇਬ ਜਵਨ ਕਰਿ ਲਹਿ ਹੈ। ਤਾ ਕਹੁ ਗੋਬਰਾਗਨਿ ਮੋ _ਦਹਿ ਹੈ। ੧੩। 


ਚਲੀ ਪਾਪ ਕੀ _ਜਗਤਿ _ਕਹਾਨੀ। _ਭਾਜਾ ਧਰਮ _ਛਾਡ _ਰਜਧਾਨੀ। 
ਭਿੰਨ ਭਿੰਨ ਘਰਿ ਘਰਿ ਮਤ ਚਲਾ। ਯਾ _ਤੇ ਧਰਮ ਭਰਮਿ ਉਡਿ ਟਲਾ। ੧੪। 


ਏਕ ਏਕ ਮਤ ਐਸ_ਉਚੈ ਹੈ। ਜਾ ਤੇ ਸਕਲ ਸੂਦੂ ਹੁਇ ਜੈ ਹੈ। 
ਛਤ੍ਹੀ ਬੂਹਮਨ ਰਹਾ ਨ ਕੋਈ। ਸੰਕਰ ਬਰਨ ਪੂਜਾ ਸਬ _ਹੋਈ। _੧੫। 


ਸੂਦੂ ਧਾਮਿ ਬਸਿ ਹੈ ਬ੍ਰਹਮਣੀ। ਬਈਸ ਨਾਰਿ ਹੋਇ ਹੈ ਛਤ੍ੂਨੀ। 
ਬਸਿ ਹੈ ਛਤ੍ਰਿ ਧਾਮਿ ਬੈਸਾਨੀ। ਬ੍ਹਮਨ ਗ੍ਰਿਹ ਇਸਤ੍ਰੀ ਸੂਦ੍ਰਾਨੀ। ੧੬। 
ਏਕ ਧਰਮ ਪਰ ਪੂਜਾ ਨ ਚਲ ਹੈ। ਬੇਦ ਕਤੇਬ ਦੋਊ ਮਤ ਦਲ ਹੈ। 
ਭਿੰਨ ਭਿੰਨ ਮਤ ਘਰਿ ਘਰਿ ਹੋਈ। ਏਕ ਪੈਂਡ ਚਲ ਹੈ ਨਹੀ ਕੋਈ। ੧੭। 


ਨਾਤਾ ਨਆਲ਼ਤਾੀ ਛੱਟ 
ਭਿੰਨ ਭਿੰਨ ਮਤੋ ਘਰੋਂ ਘਰਿ ਏਕ ਏਕ ਚ਼ਲਾਇ ਹੈ। 
ਐਡ ਬੈਡ ਫਿਰੈ ਸਬੈ ਸਿਰ ਏਕ ਏਕ ਨ ਨ੍ਯਾਇ ਹੈ। 
ਪੁਨਿ ਅਉਰ ਅਉਰ ਨਏ ਨਏ ਮਤ ਮਾਸਿ ਮਾਸਿ _ਉਚਾਹਿਗੇ। 
ਦੇਵ ਪਿਤਰਨ ਪੀਰ ਕੋ_ ਨਹਿ ਭੂਲਿ ਪੂਜਨ ਜਾਹਿਗੇ। _੧੮। 


ਚੌਬੀਸ ਅਵਤਾਰ ੭ 


ਸਾਰੀ _ਧਰਤੀ ਪਾਪਾਂ ਦੇ _ਭਾਰ _ਨਾਲ ਦੁਖੀ _ਹੋ__ਜਾਵੇਗੀ ਅਤੇ _ਧਰਮ-ਕਰਮ _(ਦੇ 
ਮਾਰਗ) ਉਤੇ ਕੋਈ ਨਹੀਂ _ਤੁਰੇਗਾ। ਘਰ _ਘਰ ਵਿਚ ਹੋਰ ਹੋਰ ਹੀ ਮਤ ਹੋ ਜਾਣਗੇ ਅਤੇ 
ਇਕ ਧਰਮ _ ਉਤੇ _ਕੋਈ _ਵੀ ਨਹੀਂ _ਚਲੇਗਾ।੮। 
ਦੰਹਰ” 


ਘਰ _ਘਰ ਵਿਚ ਵਖੋ _ਵਖਰੇ ਮਤ (ਹੋਣਗੇ) ਅਤੇ ਇਕ ਮਤ ਉਤੇ ਕੋਈ ਵੀ 
ਚਲੇਗਾ। _ਜਿਥੇ ਕਿਥੇ _ਪਾਪਾਂ _ਦਾ ਬੋਲ _ਬਾਲਾ _ਹੋ__ਜਾਵੇਗਾ _ਅਤੇ _ਧਰਮ _ਕਿਤੇ _ਵੀ 
ਹੌਂਵੈਗਾ।੯। 
ਜਪਣ? 

ਸਾਰੀ ਪੁਰਜਾ _ਵਰਣ-ਸੰਕਰ _ਹੋ ਜਾਵੇਗੀ _ਅਤੇ ਛਤ੍ਰੀ _ਜਗਤ _ ਵਿਚ _(ਕਿਤੇ) ਨਹੀਂ 
ਦਿਖੇਗਾ। _ਹਰ _ਕੋਈ _ਅਜਿਹਾ _ਮਤ _(ਧਾਰਨ) _ਕਰ _ਲਵੇਗਾ _ਜਿਸ _ਕਰ ਕੇ ਸ਼ੂਦਰਤਾ ਪ੍ਰਾਪਤ 
ਹੌਵੇਗੀ।੧0। 

ਹਿੰਦੂ ਅਤੇ ਮੁਸਲਮਾਨ ਦੋਹਾਂ ਮਤਾਂ ਨੂੰ ਤਿਆਗ ਕੇ, ਘਰ _ਘਰ _ਵਿਚ _ਵਖਰੇ ਵਖਰੇ 
ਮਤ ਚਲ _ਪੈਣਗੇ। ਇਕ ਪਾਸੋਂ ਕੋਈ ਇਕ _ਸਲਾਹ ਨਹੀਂ ਲਵੇਗਾ ਅਤੇ ਕੋਈ ਇਕ ਕਿਸੇ 
ਇਕ _ ਨਾਲ _ ਨਹੀ ਰਹੇਗਾ।੧੧। 

(ਹਰ ਕੋਈ) ਆਪਣੇ ਆਪ ਨੂੰ ਪਾਰਬ੍ਰਹਮ ਕਹੇਗਾ ਅਤੇ ਛੋਟਾ ਵੱਡੇ ਨੂੰ ਸਿਰ ਨਹੀਂ 
ਨਿਵਾਏਗਾ। _ਇਕ _ਇਕ _ ਘਰ _ਵਿਚ _ਹਰ ਇਕ _ਦਾ (ਆਪਣਾ ਆਪਣਾ) _ਮਤ _ ਹੋਵੇਗਾ 
ਅਤੇ _ਘਰ _ਘਰ _ਵਿਚ ਰਾਮ ਹੋ ਕੇ ਬੈਠਣਗੇ।੧੨। 

ਕੋਈ ਭੁਲ ਕੇ ਵੀ ਪੁਰਾਣ ਨਹੀਂ ਪੜ੍ਹੇਗਾ ਅਤੇ ਕੋਈ ਵੀ ਹੱਥ _ਵਿਚ ਕੁਰਾਨ ਨਹੀਂ 
ਫੜੇਗਾ। _ਜੋ ਕੋਈ _ਵੇਦ ਜਾਂ ਕਤੇਬ _(ਸਾਮੀ _ਧਰਮ ਪੁਸਤਕਾਂ) ਹੱਥ _ਵਿਚ ਲਵੇਗਾ, _ਉਸ 
ਗੋਹਿਆਂ ਦੇ ਅਗਨੀ _ ਵਿਚ _ ਸਾੜ _ ਦੇਣਗੇ।੧੩। 
ਜਗਤ ਵਿਚ _ਪਾਪ _ਦੀ ਕਥਾ _ਚਲ ਪਵੇਗੀ _ਅਤੇ ਧਰਮ ਆਪਣੀ ਰਾਜਧਾਨੀ _ਛਡ 
ਕੇ ਭਜ _ਜਾਵੇਗਾ। _ਘਰ _ਘਰ _ਵਿਚ ਵਖਰੇ _ਵਖਰੇ _ਮਤ _ਪੁਚਲਿਤ ਹੋ ਜਾਣਗੇ _ਜਿਸ _ਕਰ 
ਕੇ ਧਰਮ _ਭਰਮ _ਬਣ ਕੇ ਉਡ ਪੁਡ ਜਾਵੇਗਾ।੧੪। 

ਇਕ ਇਕ ਦਾ ਮਤ ਇਸ ਤਰ੍ਹਾਂ ਪ੍ਰਧਾਨ ਹੋ ਜਾਵੇਗਾ _ਜਿਸ _ਦੇ ਫਲਸਰੂਪ ਸਾਰੇ 
ਸੂਦੂ (ਬਿਰਤੀ) ਵਾਲੇ _ਹੋ__ਜਾਣਗੇ। _ਛਤ੍ਰੀ ਅਤੇ ਬ੍ਰਾਹਮਣ ਕੋਈ _ਨਹੀਂ _ਰਹੇਗਾ _ਅਤੇ _ਸਾਰੀ 
ਪਰਜਾ _ਵਰਣ-ਸੰਕਰ ਹੋ ਜਾਵੇਗੀ।੧੫। 

ਸ਼ੂਦੂ ਦੇ _ਘਰ _ ਬ੍ਰਾਹਮਣੀ _ਵਸੇਗੀ _ਅਤੇ _ਵੈਸ਼ _ਇਸਤਰੀ _ਛਤ੍ਰਾਣੀ _ਹੋਵੇਗੀ। ਛਤ੍ਰੀ 
ਦੇ ਘਰ ਵੈਸ਼ ਇਸਤਰੀ _ਵਸੇਗੀ _ਅਤੇ ਬ੍ਰਾਹਮਣ ਦੇ _ਘਰ ਸੂਦ _ਇਸਤਰੀ _ਹੋਵੇਗੀ। _੧੬। 
ਇਕ _ਧਰਮ _ਉਤੇ ਪੂਜਾ ਨਹੀਂ __ਚਲੇਗੀ ਅਤੇ _ਵੇਦ ਅਤੇ ਕਤੇਬ, ਦੋਹਾਂ ਦੇ _ਮਤਾਂ ਨੂੰ ਦਲ 
ਸੁਟੇਗੀ (ਅਰਥਾਤ- _ਨਕਾਰ _ਦੇਵੇਗੀ) ਘਰ _ਘਰ ਵਿਚ ਵਖ ਵਖ ਮਤ ਹੋਵੇਗਾ ਅਤੇ ਇਕ 
ਮਾਰਗ _ਉਤੇ ਕਈ _ ਨਹੀ__ਚਲੇਗਾ।੧੭। 
ਨਾਤਾ ਨਆਲ਼ਤਾੀਂ ਛੱਟਾ 


02੧੨ 


੧. 


ਸੀ _ਦਸਮ-ਗ੍ਰੰਥ _ਸਾਹਿਬ 


ਦੇਵ ਪੀਰ _ਬਿਸਾਰ ਕੈ _ਪਰਮੇਸੂ ਆਪੁ ਕਹਾਹਿਗੇ। 

ਨਰ _ਭਾਤਿ ਭਾਤਨ ਏਕ ਕੋ _ਜੁਰਿ ਏਕ ਏਕ ਉਡਾਹਿਗੇ। 

ਏਕ ਮਾਸ ਦੁਮਾਸ ਲੌ ਅਧ ਮਾਸ ਲੌ ਤੁ ਚਲਾਹਿਗੇ। 

ਅੰਤਿ ਬੂਬਰਿ ਪਾਨ ਜਿਉ ਮਤ ਆਪ ਹੀ _ਮਿਟਿ ਜਾਹਿਗੇ। ੧੯। 

ਬੇਦ ਅਉਰ ਕਤੇਬ ਕੇ ਦੋ ਦੂਖ ਕੈ ਮਤ ਡਾਰਿ ਹੈ। 

ਹਿਤ ਆਪਨੇ ਤਿਹ ਠਉਰ ਭੀਤਰ ਜੰਤਰ ਮੌਤ ਉਚਾਰਿ ਹੈ। 

ਮੁਖ ਬੇਦ ਅਉਰ ਕਤੇਬ ਕੋ ਕੋਈ ਨਾਮ ਲੇਨ ਨ ਦੇਹਿਗੇ। 

ਕਿਸਹੂੰ ਨ ਕਉਡੀ ਪੁਨਿ ਤੇ ਕਬਹੂੰ ਨ ਕਿਉ ਹੀ ਦੇਹਗੇ। ੨0। 

ਪਾਪ ਕਰਮ ਕਰੈ ਜਹਾ ਤਹਾ ਧਰਮ ਕਰਮ ਬਿਸਾਰਿ ਕੈ। 

ਨਹਿ ਦੂਬ ਦੇਖਤ ਛੋਡ ਹੈ ਲੈ ਪੁਤ੍ਹ ਮਿਤਰ _ਸੰਘਾਰਿ ਕੈ। 

ਏਕਨੇਕ _ਉਠਾਇ ਹੈ ਮਤਿ ਭਿੰਨ ਭਿੰਨ ਦਿਨੈ ਦਿਨਾ। 

ਫੋਕਟ ਧਰਮ ਸਬੈ ਕਲਿ ਕੇਵਲੈ ਪ੍ਰਭਣੈ _ਬਿਨਾ। _੨੧। 

ਇਕ ਦਿਵਸ ਚਲੈ ਕੋਊ ਮਤਿ ਦੋਇ ਦਿਉਸ ਚਲਾਹਿਗੇ। 

'ਅੰਤਿ ਜੋਰਿ ਕੈ ਬਹਰੋਂ ਸਭੈ" ਦਿਨ ਤੀਸਰੈ ਮਿਟ ਜਾਹਿਗੇ। 

ਧਰਮ ਫੋਕਟਣੰ ਸਬੋ ਇਕ ਕੇਵਲ _ਕਲਿਨੰ ਬਿਨੰ। ੨੨। 

ਛੋਦ ਬੈਦ ਜਹਾ ਤਹਾ ਨਰ ਨਾਰਿ ਨਿਤ ਨਏ _ਕਰਹਿ। 

ਪੁਨਿ ਜੰਤਰ ਮੰਤ੍ਰ ਜਹਾ ਤਹਾ ਨਹੀ ਤੰਤੂ ਕਰਤ ਕਛੂ _ਡਰਹਿ। 

ਧਰਮ ਛਤ੍ਹ ਉਤਾਰ ਕੈ ਰਨ ਛੋਰਿ ਛਤ੍ਰੀ ਭਾਜ ਹੈ। 

ਸੂਦੂ ਬੈਸ ਜਹਾ ਤਹਾ ਗਹਿ ਅਸਤ ਆਹਵ ਗਾਜ ਹੈ। ੨੩। 

ਛਤ੍ੀਆਨੀ ਛੋਰ ਕੈ ਨਰ ਨਾਹ _ਨੀਚਨਿ ਰਾਵ ਹੈ। 

ਤਜਿ ਰਾਜ ਅਉਰ ਸਮਾਜ ਕੋ ਗ੍ਰਿਹਿ ਨੀਚਿ ਰਾਨੀ ਜਾਵ ਹੈ। 

ਸੂਦੁ ਬੁਹਮ ਸੁਤਾ ਭਏ ਰਤਿ ਬ੍ਰਹਮ ਸੂਦਰੀ ਹੋਹਿਗੇ। 

ਬੇਸਿਯਾ ਬਾਲ _ਬਿਲੋਕ ਕੈ ਮੁਨਿ ਰਾਜ ਧੀਰਜ _ਖੋਹਿਗੇ। ੨੪ 

ਧਰਮ ਭਰਮਿ ਉੜ੍ਯੋ ਜਹਾ ਤਹਾ ਪਾਪ ਪਗ ਪਗ ਪਰ _ਹੋਹਿਗੇ। 

ਨਿਜ ਸਿਖ ਨਾਰਿ ਗੁਰੂ ਰਮੈ ਗੁਰ ਦਾਰਾ ਸੋ_ਸਿਖ ਸੋਹਿਗੇ। 

ਅਬਿਬੇਕ ਅਉਰ ਬਿਬੇਕ ਕੋ ਨ ਬਿਬੇਕ ਬੈਠਿ ਬਿਚਾਰ ਹੈ। 

ਪੁਨਿ ਝੂਠ ਬੋਲਿ ਕਮਾਹਿਗੇ ਸਿਰ ਸਾਚ ਬੋਲ ਉਤਾਰ ਹੈ। ੨੫। 
/ਨਰ੍‌ਧ ਨਰਾਜ਼ _ਛੰਟ ? 

ਅਕ੍ਰਿਤ ਕ੍ਰਿਤ _ਕਾਰਣੋ _ਅਨਿਤ ਨਿਤ ਹੋਹਿਗੇ। 

ਤਿਆਗਿ _ਧਰਮਣੋ ਤ੍ਰੀਅੰ ਕੁਨਾਰਿ ਸਾਧ ਜੋਹਿਗੇ। 

ਅਮਿਤੁ ਮਿਤ _ਭਾਵਣੋਂ ਸੁਮਿਤ੍ਰ ਅਮਿਤ _ਹੋਹਿਗੇ। ੨੬। 


'ਨ੍ਰਿਪ ਜੋਰ ਕ੍ਰੋਰ ਕਰੋਰ ਕੈ” ੨. 'ਬ੍ਰਿਧ ਨਰਾਜ ਕਹਾ ਤੁਮੋ ਛੰਦ” 


ਚੌਬੀਸ ਅਵਤਾਰ ਦਿ 


ਦੇਵਤਿਆਂ ਅਤੇ ਪੀਰਾਂ ਨੂੰ ਭੁਲਾ ਕੇ (ਆਪਣੇ) ਆਪ ਨੂੰ _ਪਰਮੇਸ਼ਵਰ _ਅਖਵਾਉਣਗੇ। 
ਭਾਂਤ ਭਾਂਤ ਦੇ ਮਨੁੱਖ ਇਕੱਠੇ ਹੋਕੇ (ਦੂਜੇ) ਇਕ ਇਕ (ਦੇ ਧਰਮ) ਦਾ ਮਖੌਲ ਉਡਾਉਣਗੇ। 
ਮਹੀਨਾ, ਦੋ ਮਹੀਨੇ ਜਾਂ ਅੱਧੇ ਮਹੀਨੇ ਤਕ _ਉਹ _(ਆਪਣਾ) ਮਤ _ਚਲਾਉਣਗੇ। _ਅੰਤ 
ਆਪ _ਹੀ ਨਸ਼ਟ ਹੋ ਜਾਣਗੇ।੧੯। 
ਕਢ 


ਕੇ ਸੁਟ ਦੇਣਗੇ। ਆਪਣੇ ਹਿਤ 


ਪਾਪ _ਕਰਮ _ਕਰਨਗੇ। _ਧਨ ਨੂੰ ਵੇਖ ਕੇ 


ਜ਼ੋਰ ਨਾਲ ਚਲਾਏ (ਇਹ) ਸਾਰੇ ਮਤ ਫਿਰ ਤੀਜੇ ਦਿਨ ਮਿਟ ਜਾਣਗੇ। ਫਿਰ ਹੋਰ ਹੋਰ 
(ਮਤ) _ਧੈਦਾ ਹੋਣਗੇ ਜੋ ਚੌਥੇ ਦਿਨ ਖ਼ਤਮ ਹੋ ਜਾਣਗੇ। _ਕਲਿਯੁਗ ਵਿਚ ਕੇਵਲ ਇਕ 
ਕਲਿਆਣ-ਮਈ _ਧਰਮ ਤੋ ਬਿਨਾ ਹੋਰ _ਸਭ _ (ਧਰਮ) ਵਿਅਰਥ _ਹਨ।੨੨। 


ਕਰਨਗੇ। _ਫਿਰ ਜਿਥੇ ਕਿਥੇ ਜੰਤਰ ਮੰਤ੍ਰ _ਅਤੇ ਤੰਤੁ _ਕਰ ਕੇ (ਪਰਮ ਸੱਤਾ ਤੋ 
ਬਿਲਕੁਲ ਛਡ _ਦੇਣਗੇ। ਛਤ੍ਰੀ ਲੋਕ ਧਰਮ _ਛਤ੍ਰ _ਉਤਾਰ ਕੇ ਧਰ ਦੇਣਗੇ ਅਤੇ ਰਣ ਛਡ ਕੇ 
ਭਜ _ਜਾਣਗੇ। _ਸੂਦੂ _ਅਤੇ ਵੈਸ਼ ਲੋਕ _ਜਿਥੇ ਕਿਥੇ _ਅਸਤ੍ਰ-ਸ਼ਸਤੂ _ਧਾਰਨ _ਕਰ _ਕੇ 
ਵਿਚ _ਗੱਜਣਗੇ।੨੩। 

ਛਤ੍ਰਾਣੀਆਂ ਨੂੰ ਛਡ ਕੇ ਰਾਜਾ _ਲੋਗ _ਨੀਚ _ਇਸਤਰੀਆਂ ਨੂੰ _ਭੋਗਣਗੇ। _ਰਾਜ _ਅਤੇ 
ਸਮਾਜ ਨੂੰ ਛਡ ਕੇ ਰਾਣੀਆਂ ਨੀਚਾਂ ਦੇ _ਘਰ _ਜਾਣਗੀਆਂ। ਬ੍ਰਾਹਮਣ ਲੜਕੀ ਨਾਲ ਸ਼ੂਦੂ 
ਅਤੇ _ਸ਼ੂਦੂ _(ਲੜਕੀ) _ਨਾਲ _ਬ੍ਰਾਹਮਣ ਪ੍ਰੇਮ _ਕਰਨਗੇ। _ਵੇਸਵਾ _ਕੈਨਿਆ ਨੂੰ ਵੇਖ _ਕੇ ਮੁਨੀ 
ਲੋਗ _ਧੀਰਜ _ਛਡ _ਦੇਣਗੇ।੨੪। 

ਜਿਥੇ _ਕਿਥੇ _ਧਰਮ _ਭਰਮਾ ਕੇ _ਉਡ ਜਾਵੇਗਾ _ਅਤੇ ਪੈਰ ਪੈਰ ਤੇ ਪਾਪ _ਹੋਣਗੇ। 


31 
੩ 


ਸਵੇਂਗਾ। ਵਿਵੇਕ ਅਤੇ _ਅਵਿਵੇਕ _ਉਤੇ ਸੁਚੱਜੀ _ ਬੁੱਧੀ _ਨਾਲ _ਬੈਠ _ਕੇ ਵਿਚਾਰ _ ਨਹੀਂ 
ਕਰਨਗੇ। _ਫਿਰ ਝੂਠ _ਬੋਲ ਕੇ (ਰੋਜ਼ੀ) _ਕਮਾਉਣਗੇ _ਅਤੇ _ਸੌਚ _ਬੋਲਣ ਵਾਲੇ _ਦਾ _ਸਿਰ 
ਲਾਹ ਦੇਣਗੇ।੨੫। 
ਡਰੇ ਨਰਾਜ ਛੰਦ 

ਨ ਕੀਤੇ ਜਾਣ _ਵਾਲੇ ਕ੍ਰਿਤਾਂ ਨੂੰ ਕੀਤਾ _ਜਾਵੇਗਾ ਅਤੇ ਅਸਥਾਈ (ਕੰਮਾਂ ਨੂੰ) ਨਿੱਤ 
ਕੀਤਾ ਜਾਵੇਗਾ। ਸਾਧ ਲੋਗ ਧਰਮ ਪਰਾਇਣ ਇਸਤਰੀਆਂ ਨੂੰ ਤਿਆਗ ਕੇ ਮਾੜੀਆਂ 
ਇਸਤਰੀਆਂ ਨੂੰ _ਵੇਖਣਗੇ। _ਪਵਿਤਰ _ਚਿਤਰ _ਵਾਂਗ _ਬਣੇ ਸੱਜੇ _ਹੋਏ ਮਿਤਰ ਅਜੀਬ ਧੋਖੇ 
ਦੇਣਗੇ। ਵੈਰੀਆਂ ਵਿਚ _ਮਿਤਰ ਭਾਵ ਹੋਵੇਗਾ ਅਤੇ ਮਿਤਰਾਂ ਵਿਚ _ਵੈਰ ਭਾਵ _ਹੋਵੇਗਾ।੨੬। 


੧. 


ਸੀ _ਦਸਮ-ਗ੍ਰੰਥ _ਸਾਹਿਬ 


ਕਲ੍ਯ _ਕ੍ਰਿਤੋ ਕਰੰਮਣੋ _ਅਭਛ _ਭਛ _ਜਾਹਿਗੇ। 
ਅਕੱਜ _ਕਜੱਣੋ _ਨਰੈ ਅਧਰਮ _ਧਰਮ ਪਾਹਿਗੇ। 
ਸੁਧਰਮ ਧਰਮ _ਧੋਹਿ_ਹੈ "ਧ੍ਰਿਤੰ ਧਰਾ _ਧਰੇਸਣੰ"। 
ਅਧਰਮ _ਧਰਮਣੌ ਧ੍ਰਿਤੰ” ਕੁਕਰਮ _ਕਰਮਣੋ ਕ੍ਰਿਤ। ੨੭। 


ਕਿ ਉਲੌਘਿ ਧਰਮ _ਕਰਮਣੋ ਅਧਰਮ ਧਰਮ _ਬਿਆਪ ਹੈ। 
ਸੁ ਤਿਆਗਿ ਜੌਗਿ ਜਾਪਣੋ _ਅਜੋਗ ਜਾਪ ਜਾਪ ਹੈ। 
ਸੁ ਧਰਮ ਕਰਮਣੈ ਭਯੋ ਅਧਰਮ _ਕਰਮ ਨਿਰਭੂਮੰ। 
ਸੁ ਸਾਧ ਸੰਕ੍ਰਤੈ ਚਿਤ ਅਸਾਧ _ਨਿਰਭਯੰ ਡੂਲੈ। ੨੮। 
ਅਧਰਮ _ਕਰਮਣੋਂ ਕ੍ਰਿਤ ਸੁ ਧਰਮ _ਕਰਮਣੋ _ਤਜੈ। 
ਵਪੁਹਰਖ _ਬਰਖਣੈ ਧਨੰ ਨ _ਕਰਖ _ਸਰਬਤੋ_ ਨ੍ਰਿਪੰੇ। 
ਅਕੱਜ _ਕਜੌਣੋ ਕ੍ਰਿਤੈ ਨਿੱਲਜ _ਸਰਬਤੋ ਫਿਰੋ। 
ਅਨਰਥ _ਬਰਤਿਤੈ ਭੂਅੰ ਨ ਅਰਥ _ਕਥਤੈ ਨਰੋ। ੨੯। 
ਤਰਨਰਾਲ ਛੰਦ 
ਬਰਨ ਹੈ ਅਬਰਨ ਕੋ। ਛਾਡਿ ਹਰਿ ਸਰਨ ਕੋ। ੩0। 
ਛਾਡਿ ਸੁਭ ਸਾਜ ਕੋ। ਲਾਗ ਹੈ ਅਕਾਜ ਕੋ। ੩੧੧ 
ਤ੍ਯਾਗ ਹੈ ਨਾਮ ਕੋ। ਲਾਗ ਹੈ ਕਾਮ ਕੋ। ੩੨। 
ਲਾਜ ਕੋ ਛੋਰ ਹੈ। ਦਾਨਿ ਮੁਖ ਮੋਰ ਹੈ। ੩੩। 
ਚਰਨ ਨਹੀ ਧਿਆਇ ਹੈ। ਦੁਸਟ ਗਤਿ ਪਾਇ ਹੈ। ੩੪। 
ਨਰਕ ਕਹੁ _ਜਾਹਿਗੇ। ਅੰਤਿ _ਪਛੁਤਾਹਿਗੇ। ੩੫। 
ਧਰਮ ਕਹਿ _ਖੋਹਿਗੇ। ਪਾਪ ਕਰ ਰੋਹਿਗੈ। ੩੬। 
ਨਰਕਿ ਪੁਨਿ ਬਾਸ ਹੈ। ਤ੍ਰਾਸ ਜਮ ਤ੍ਰਾਸ ਹੈ। ੩੭। 
ਕੁਸਾ/ਨ _ਲਲਤ ਛੰਦ 
ਅਧਰਮ ਕਰਮ ਕੈ ਹੈ। ਨ ਭੂਲ ਨਾਮ ਲੈ ਹੈ। 
ਕਿਸੂ ਨ ਦਾਨ ਦੇਹਿਗੇ। ਸੁ ਸਾਧ ਲੁਟਿ ਲੇਹਿਗੇ। ੩੮। 
ਨ ਦੇਹ ਫੇਰਿ ਲੈ ਕੈ। ਨ ਦੇਹ ਦਾਨ ਕੈ ਕੈ। 
ਹਰਿ ਨਾਮ ਕੌਨ ਲੈ ਹੈ। ਬਿਸੇਖ ਨਰਕਿ ਜੈ ਹੈ। ੩੯। 
ਨ ਧਰਮ ਠਾਢਿ ਰਹਿ ਹੈ। ਕਰੈ ਨ ਜਉਨ ਕਹਿ ਹੈ। 
ਨ ਪ੍ਰੀਤਿ ਮਾਤ _ਸੰਗਾ। ਅਧੀਨ _ਅਰਧੰਗਾ। _੪0। 
ਅਭੱਛ _ਭਛੋਂ _ਭਛੈ। _ਅਕੱਛ _ਕਾਛ _ਕੱਛੈ। 
ਅਭਾਖ ਬੈਨ ਭਾਖੈ। ਕਿਸੂ ਨ ਕਾਣਿ ਰਾਖੈ। ੪੧। 


“ਅਧਰਮ _ਧਰਮਨੌ ਪ੍ਰਿਤੈ` ੨ 'ਬ੍ਰਿਧੈ” ੩. 'ਨ੍ਰਿਪੰ ਨ _ਬਰਖਣੈ _ਧਨੰ _ਅਕਰਖ _ਸਰਬਤੇ ਪੂਜੈ”। 


ਚੌਬੀਸ ਅਵਤਾਰ ੧੧ 


ਕਲਿਯੁਗ ਵਿਚ ਇਸ ਤਰ੍ਹਾਂ ਦੇ ਕਰਮ ਕਰਨਗੇ ਕਿ ਨ ਖਾਣ ਯੋਗ ਪਦਾਰਥ 
ਖਾਣ ਯੋਗ _ਬਣ _ਜਾਏਗਾ। _ਅਕਜ _ਵਸਤੂ ਪੁਰਸ਼ਾਂ ਦਾ _ਕਜਣ ਬਣੇਗੀ ਅਤੇ ਅਧਰਮ ਨੂੰ 
ਧਰਮ _ਵਜੋ_ਪ੍ਰਾਪਤ ਕੀਤਾ _ਜਾਏਗਾ। _ਧਰਮ (ਦੇ ਨਾਂ ਤੇ) ਧਰਮ ਨਾਲ ਧਰੋਹ ਕਰ ਕੇ 
ਰਾਜੇ _('ਧਰੇਸਣੰ”) ਧਰਤੀ ਉਤੇ ਰਾਜ _ਕਰਨਗੇ। (ਲੋਕੀਂ) ਅਧਰਮ ਨੂੰ ਧਰਮ _ਵਜੋਂ ਧਾਰਨ 
ਕਰਨਗੇ ਅਤੇ ਕੁਕਰਮ ਨੂੰ _ਸੁਕਰਮ ਜਾਣ ਕੇ _ਕਰਨਗੇ।੨੭। 

ਧਰਮ-ਕਰਮ ਨੂੰ _ਉਲੰਘ _ਕੇ _ਅਧਰਮ _ਦੇ ਧਰਮ _ਵਿਚ ਰੁਚੀ _ਲੈਣਗੇ। ਯੋਗ _ਦੇ 

ਨੂੰ ਤਿਆਗ ਕੇ ਅਯੋਗ _ਜਾਪ ਨੂੰ _ਜਪਣਗੇ। ਚੰਗੇ ਧਰਮ _ਦੇ ਕਰਮ _ਦੀ ਥਾਂ ਅਧਰਮ 


ਨਹੀ ਹੋਵੇਗੀ।੨੯। 
ਤਰਨਰਾਲ ਛੰਦ 

(ਲੋਕਾਂ ਲਈ) _ਅਵਰਣ ਹੀ, _ਵਰਣ ਹੋਵੇਗਾ, ਹਰਿ ਦੀ ਸ਼ਰਨ ਛਡ _ਦੇਣਗੇ।੩()। 
ਸਾਰੇ ਚੰਗੀ _ਸਾਜ-ਸੱਜਾ ਨੂੰ ਛਡ ਕੇ, ਮਾੜੇ _ਕਰਮਾਂ ਵਿਚ _ਲਗ _ਜਾਣਗੇ।੩੧। 

(ਹਰਿ) ਨਾਮ ਨੂੰ ਤਿਆਗ ਦੇਣਗੇ ਅਤੇ ਕਾਮ (ਆਦਿ ਵਿਕਾਰਾਂ) ਵਿਚ ਲਗ 
ਜਾਣਗੇ।੩੨। _ਲਾਜ ਨੂੰ ਛਡ ਦੇਣਗੇ _ਅਤੇ _ਦਾਨ _ਵਲੋਂ ਮੁਖ ਮੋੜ _ਲੈਣਗੇ।੩੩। 

(ਹਰਿ ਦੇ) ਚਰਨਾਂ ਨੂੰ ਨਹੀਂ ਧਿਆਣਗੇ ਅਤੇ ਦੁਸ਼ਟਾਂ ਦੀ ਸਥਿਤੀ ਨੂੰ ਪ੍ਰਾਪਤ 
ਕਰਨਗੇ।੩੪। (ਉਹ ਜਦੋਂ) ਨਰਕਾਂ ਨੂੰ ਜਾਣਗੇ, _(ਤਾਂ) ਅੰਤ ਵੇਲੇ ਪਛਤਾਵਾ _ਕਰਨਗੇ।੩੫। 


ਧਰਮ ਨੂੰ _ਗੰਵਾ ਦੇਣਗੇ _ਅਤੇ _ਪਾਪ _ ਕਰਕੇ _ਰੋਣਗੇ। _੩੬। ਫਿਰ ਨਰਕਾਂ _ਵਿਚ 


ਨਿਵਾਸ _ ਕਰਨਗੇ _ਅਤੇ _ਜਮ _ਦੇ ਡਰ ਨਾਲ _ ਡਰਨਗੇ।੩੭। 
ਕੁਸ/ਨੇ _ਲਲਤ ਛੰਦ 

(ਲੋਕੀਂ) ਅਧਰਮ _ਦੇ ਕਰਮ _ਕਰਨਗੇ। _ਭੁਲ ਕੇ ਵੀ ਨਾਮ ਨਹੀਂ ਲੈਣਗੇ। ਕਿਸੇ 
ਨੂੰ ਦਾਨ ਨਹੀਂ __ਦੇਣਗੇ। _ਚੰਗੇ ਸਾਧਾਂ ਨੂੰ ਲੁਟ _ਲੈਣਗੇ।੩੮। 

ਲੈ ਕੇ ਫਿਰ ਵਾਪਸ ਨਹੀਂ ਕਰਨਗੇ। ਦਾਨ ਵਜੋਂ (ਕੁਝ ਵੀ) ਨਹੀਂ ਦੇਣਗੇ। ਹਰਿ ਦੇ 
ਨਾਮ ਨੂੰ ਨਹੀਂ _ਲੈਣਗੇ। ਵਿਸ਼ੇਸ਼ ਤੌਰ ਤੇ ਨਰਕ _ਵਿਚ _ਜਾਣਗੇ।੩੯। 

ਧਰਮ ਵਿਚ ਦ੍ਰਿੜ੍ਹ ਨਹੀਂ ਹੋਣਗੇ। (ਉਹ ਕੁਝ ) ਨਹੀਂ ਕਰਨਗੇ, ਜੋ ਉਹ _ਕਹਿਣਗੇ। 
ਮਾਤਾ _ਨਾਲ ਪ੍ਰੀਤ _ਨਹੀਂ_ਹੋਵੇਗੀ। _ਪਤਨੀ ਦੇ _ਅਧੀਨ _ਹੋਣਗੇ।80। 

ਨ ਖਾਣ ਯੋਗ ਵਸਤੂਆਂ ਨੂੰ _ਖਾਣਗੇ। ਨ ਫਿਰਨ ਵਾਲੇ ਸਥਾਨਾਂ _ਉਤੇ _ਫਿਰਨਗੇ 
(ਅਰਥਾਂਤਰ--ਨ ਧਾਰਨ ਕਰਨ ਯੋਗ ਰੂਪ ਧਾਰਨ ਕਰਨਗੇ)। ਨ ਬੋਲਣ ਯੋਗ ਬੋਲ 
ਬੋਲਣਗੇ। ਕਿਸੇ ਦੀ ਪਰਵਾਹ _ਨਹੀ_ਕਰਨਗੇ।੪੧। 


੧੨ ਸੀ _ਦਸਮ-ਗੁੰਥ _ਸਾਹਿਬ 


ਅਧਰਮ ਕਰਮ ਕਰ ਹੈ। ਨ ਤਾਤ ਮਾਤ ਡਰਿ ਹੈ। 
ਕੁਮੰਤੁ ਮੰਤ੍ਰ ਕੈ ਹੈ। ਸੁਮੰਤ੍ਰ ਕੋ ਨ ਲੈ ਹੈ। ੪੨। 
ਅਧਰਮ ਕਰਮ ਕੈ ਹੈ। ਸੁ ਭਰਮ ਧਰਮ ਖੁਐ ਹੈ। 
ਸੁ ਕਾਲ "ਫਾਸਿ ਫਸ” ਹੈ। ਨਿਦਾਨ ਨਰਕ ਬਸਿ _ਹੈ। ੪੩। 


ਕੁਕਰਮ ਕਰਮ _ਲਾਗੇ। ਸੁਧਰਮ ਛਾਡਿ ਭਾਗੇ। 
ਕਮਾਤ ਨਿਤੇਂ ਪਾਪੰ। _ਬਿਸਾਰਿ ਸਰਬ _ਜਾਪੰ। ੪੪੧ 


ਸੁ ਮੌਦ ਮੋਹ ਮਤੇ। ਸੁ ਕਰਮ ਕੇ ਕੁੱਪਤੇ। 
ਸੁ ਕਾਮ ਕ੍ਰੋਧ ਰਾਚੇ। ਉਤਾਰਿ ਲਾਜ ਨਾਚੇ। ੪੫। 
ਨਗਾ ਸ੍ਰ ਛੰਦਾ 
ਨ ਧਰਮ ਕਰਮ ਕਉ ਕਰੈ। ਬ੍ਰਿਥਾ ਕਥਾ ਸੁਨੈ ਰਰੈ। 
ਕੁਕਰਮ ਕਰਮਿ ਸੋ ਫਸੈ। ਸਤਿ ਛਾਡਿ ਧਰਮ ਵਾ ਨਸੈ। ੪੬। 


ਪੁਰਾਣ ਕਾਬਿ ਨ ਪੜੈ। ਕੁਰਾਨ ਲੈ ਨ ਤੇ ਰੜੈ। 
ਅਧਰਮ ਕਰਮ ਕੋ_ਕਰੈ। ਸੁ ਧਰਮ ਜਾਸੁ ਤੇ ਡਰੈ। ੪੭। 


੨ਧੁਰਾਕਿ ਵਰਣਤਾ ” ਭਈ। ਸੁ ਭਰਮ ਧਰਮ ਕੀ ਗਈ। 
ਗ੍ਰਿਹੈ ਗ੍ਰਿਹੈ ਨਯ ਮਤੇ। ਚਲੇ ਭੂਅੰ ਜਥਾ ਤਥ। ੪੮। 
ਗ੍ਰਿਹਿ ਗ੍ਰਿਹਿ ਨਏ ਮਤੋ। ਭਈ ਧਰੈ ਨਈ ਗਤੈ। 

ਅਧਰਮ _ਰਾਜਤਾ ਲਈ। _ਨਿਕਾਰਿ ਧਰਮ ਦੇਸ ਦੀ। ੪੯। 


ਪ੍ਰਬੋਧ ਏਕ ਨ ਲਗੈ। ਸੁ ਧਰਮ ਅਧਰਮ ਤੇ ਭਗੈ। 
ਕੁਕਰਮ ਪੁਚੁਰਯ ਜਗੰ। ਸੁ ਕਰਮ ਪੰਖ ਕੈ ਭਗੈ। ੫0। 


ਪ੍ਰਪੰਚ ਪੰਚ ਹੁਇ ਗਡਾ। ਅਪ੍ਰਪੰਚ ਪੰਖ ਕੇ ਉਡਾ। 
ਕੁਕਰਮ _ਬਿਚਰਤੇ ਜਗੈ। ਸੁਕਰਮ ਸੁ ਭੂਮ _ਭਗੈ। _੫੧। 
ਰਮਆਾਣ ਛੰਟ 
ਸੁਕ੍ਰਿਤੈ ਤਜਿਹੈ। ਕੁਕ੍ਰਿਤੇ ਭਜਿ ਹੈ। _੫੨। 
ਭੂਮਣੈ ਭਰਿ ਹੈ। ਜਸ ਤੇ ਟਰਿ ਹੈ। ੫੩। 


ਕਰਿ ਹੈ ਕੁਕ੍ਰਿਤੰ। ਰਰਿ ਹੈ ਅਨ੍ਰਿਥ । ੫੪। 
ਜਪ ਹੈ ਅਜਪੰ। ਕੁਥਪੇਣ ਥਪੰ। ੫੫। 
ਅਮਰ ਛੰਦ 
ਸੁਨੈ ਦੇਸਿ ਦੇਸੈ ਮੁਨੰ ਪਾਪ ਕਰਮਾ। ਚੁਨੈ ਜੂਠ ਕੂਠੰ ਸੂਤੰ ਛੋਰ ਧਰਮਾ। ੫੬। 


੧. ਪਾਸ ਪਸ” ੨. 'ਧਰਾਕੁ _ਵਰਣਤਾ” ੩. 'ਦੁਕ੍ਰਿਤੈ” 


ਚੌਬੀਸ ਅਵਤਾਰ ੧੩ 


ਅਧਰਮ _ਦੇ _ਕਰਮ _ਕਰਨਗੇ। _ਪਿਤਾ ਮਾਤਾ _ਤੋਂ ਨਹੀਂ _ਡਰਨਗੇ। ਮਾੜੇ _ਸਲਾਹਕਾਰਾਂ 
ਨਾਲ _ਸਾਲਾਹ _ਕਰਨਗੇ। _ਚੰਗੀ _ਸਲਾਹ _ ਨੂੰ ਗ੍ਰਹਿਣ ਨਹੀਂ _ ਕਰਨਗੇ।੪੨। 


ਅਧਰਮ _ ਵਾਲਾ _ਕਰਮ _ਕਰਨਗੇ। _ਚੈਗੇ _ਧਰਮ _ਨੂੰ ਭਰਮਾਂ ਵਿਚ _ਗੈਵਾ ਦੇਣਗੇ। 


ਉਹ _ਕਾਲ _ਦੀ ਫਾਹੀ _ਵਿਚ _ਫਸ _ਜਾਣਗੇ। ਅੰਤ _ਵਿਚ _ਨਰਕ _ਵਿਚ _ਵਾਸਾ _ਕਰਨਗੇ।੪੩। 
ਭੈੜੇ _ਕੰਮ ਕਰਨ _ਵਿਚ _ਲਗਣਗੇ। _ਚੰਗੇ _ਧਰਮ ਨੂੰ ਛਡ _ਕੇ _ਭਜ _ਜਾਣਗੇ। _ਨਿੱਤ 
ਪਾਪ _ਕਮਾਉਣਗੇ। _ ਸਾਰੇ _ਜਾਪਾਂ ਨੂੰ ਭੁਲਾ _ਦੇਣਗੇ। _੪੪। 

ਉਹ ਹੰਕਾਰ ਅਤੇ ਮੋਹ _ਵਿਚ _ਮਸਤ _ਹੋਣਗੇ। ਚੰਗੇ ਕਰਮ _(ਕਰਨ ਵਿਚ) _ਨਿਖਿਧ 
ਹੋਣਗੇ। ਉਹ ਕਾਮ ਕ੍ਰੋਧ ਵਿਚ ਮਗਨ ਹੋਣਗੇ। _ਲਾਜ-ਮਰਯਾਦਾ ਨੂੰ ਤਿਆਗ _ਕੇ 
ਨਚਣਗੰ।੪੫। 
ਨਗਾ ਸ੍ਰੀ ਛੰਦਾ 

ਧਰਮ _ਦੇ ਕਰਮ ਸੁ 
ਕੁਕਰਮਾਂ ਨੂੰ ਕਰਨ _ਵਿਚ _ਫਸੇ _ਹੋਣਗੇ। _ਉਹ _ ਸੱਚੇ _ਧਰਮ _ ਨੂੰ ਛਡ _ਕੇ _ਭਜਣਗੇ।੪੬। 

ਪੁਰਾਣ ਅਤੇ ਕਾਵਿ ਨੂੰ ਨਹੀਂ _ਪੜ੍ਹਨਗੇ। _ਕੁਰਾਨ ਨੂੰ ਲੈ _ਕੇ ਨਹੀਂ _ਉਚਾਰਨਗੇ। 
ਅਧਰਮ _ਦੇ _ ਕਰਮ _ਕਰਨਗੇ। _ ਚੰਗੇ _ਧਰਮ _ਦੇ ਜਸ ਤੋਂ ਡਰਨਗੇ।੪੭। 

ਧਰਤੀ ਇਕ _ਵਰਣ ਵਾਲੀ ਹੋ ਜਾਏਗੀ। _ਚੈਗੇ ਧਰਮ _ਦਾ ਭਰਮ (ਜਾਂ ਭਰੋਸਾ) 
ਖ਼ਤਮ ਹੋ _ਜਾਵੇਗਾ। _ਘਰ _ਘਰ _ਵਿਚ _ਨਵੇਂ ਮਤ _ਹੋਣਗੇ। ਧਰਤੀ ਉਤੇ (ਲੋਕੀਂ) ਯਥਾ-ਵਤ 
ਵਿਵਹਾਰ ਕਰਨਗੇ।੪੮। 

ਘਰ _ ਘਰ ਨਵੇਂ _ਮਤ _ਹੋਣਗੇ। _ਧਰਤੀ _ਦੀ ਨਵੀਂ ਸਥਿਤੀ ਹੋਵੇਗੀ। ਅਧਰਮ _ਦੀ 
ਬਾਦਸ਼ਾਹੀ _ਹੋਵੇਗੀ। _ਧਰਮ ਨੂੰ _ਦੇਸੋ' ਕਢ _ ਦਿੱਤਾ _ਜਾਵੇਗਾ।੪੯। 

(ਬੁਹਮ) ਗਿਆਨ ਵਿਚ ਇਕ ਵੀ ਨਹੀਂ _ਲਗੇਗਾ। _ਉਹ _ ਅਧਰਮ _ (ਕਰਨਗੇ _ਅਤੇ) 
ਧਰਮ _ਤੋਂ `ਭਜਣਗੇ। ਜਗਤ _ਵਿਚ _ਮਾੜੇ _ਕਰਮ _ਬਹੁਤ ਅਧਿਕ _ਹੋਣਗੇ। _ਚੰਗੇ _ਕਰਮ _ਖੰਭ 
ਲਾ ਕੇ ਭਜ ਜਾਣਗੇ।੫0। 

ਪ੍ਰਪੰਚ (ਪਾਖੰਡ) ਪ੍ਰਧਾਨਤਾ ਪ੍ਰਾਪਤ ਕਰ ਕੇ ਦ੍ਰਿੜ੍ਹ ਹੋ ਜਾਵੇਗਾ। _ਅਪ੍ਰਪੰਚ (ਸਚਾਈ) 
ਖੰਭ _ਲਾ ਕੇ ਉਡ ਪੁਡ _ਜਾਵੇਗੀ। (ਸਾਰਾ) ਜਗਤ _ਕੁਕਰਮਾਂ ਵਿਚ _ਲਗ _ਜਾਵੇਗਾ। _ਸ਼ੁਭ 
ਕਰਮ ਭਰਮ ਬਣ ਕੇ ਭਜ ਜਾਣਗੇ।੫੧। 


੩ 
ਰਿ 
| 
ਰ 
ਕਹ 
ਹੈਂ 
੍ 


ਰਸਾਣ ਛੰਦ 

ਚੇਗੇ ਕਰਮਾਂ ਨੂੰ ਛਡ _ਦੇਣਗੇ। ਮੰਦੇ ਕੰਮਾਂ ਵਿਚ _ਲਿਪਤ _ਹੋਣਗੇ।੫੨। _ਭਰਮਾਂ ਨਾਲ 
ਭਰ ਜਾਣਗੇ। _ਜਸ _(ਖਟਣ ਵਾਲੇ _ਕਰਮ)ਤੋ' ਟਲਣਗੇ।੫੩। 

ਮਾੜੇ _ਕਰਮ _ਕਰਨਗੇ। _ਅਨਰਥ _ਬੋਲਣਗੇ।੫੪। _ਨ ਜਪੇ ਜਾਣ ਯੋਗ ਨੂੰ ਜਪਣਗੇ। 
ਮਾੜੀਆਂ ਸਥਾਪਨਾਵਾਂ ਕਰਨਗੇ।੫੫। 


ਨੋਮਰਾਜਾੀ ਛੰਦ 


ਦੇਸ _ਦੇਸਾਂਤਰਾਂ ਵਿਚ ਮੁਨੀ ਲੋਗ ਪਾਪ _ਕਰਨ _ਵਾਲੇ ਸੁਣੇ _ਜਾਣਗੇ। ਵੈਦਿਕ ਧਰਮ 
ਛਡ ਕੇ ਝੂਠ ਮੂਠ ਦੇ ਕਰਮ _ਚੁਣਨਗੇ।੫੬। 


02੧੨ 


੧. 


ਸੀ _ਦਸਮ-ਗ੍ਰੰਥ _ਸਾਹਿਬ 
ਤਜੈ ਧਰਮ ਨਾਰੀ ਤਕੈ ਪਾਪ ਨਾਰੋ। ਮਹਾ ਰੂਪ ਪਾਪੀ ਕੁਵਿਤ੍ਰਾਧਿਕਾਰੈ। ੫੭। 


ਕਰੈ ਨਿਤ ਅਨਰਥ ਸਮਰਥ ਨ __ਏਤੀ। ਕਰੈ ਪਾਪ ਤੇਤੋ ਪਰਾਲਬਧ ਜੇਤੀ। ੫੮। 
ਨਏ ਨਿੱਤ ਮੌਤੇ ਉਠੈ ਏਕ ਏਕੇ। ਕਰੈ ਨਿੰਤ ਅਨਰਥੈ ਅਨੇਕੈ ਅਨੇਕੈ। ੫੯। 


ਹਯਾ ਛੱਟ 
ਦੁਖ ਦੰਦ ਹੈ ਸੁਖਕੰਦ ਜੀ। ਨਹੀ ਬੰਧ ਹੈ ਜਗ ਬੰਦ ਜੀ। ੬0। 
ਨਹੀ ਬੇਦ ਬਾਕ ਪ੍ਰਮਾਨ ਹੈ। ਮਤ ਭਿੰਨ ਭਿੰਨ ਬਖਾਨ ਹੈ। ੬੧। 


ਨ ਕੁਰਾਨ ਕੋ ਮਤੁ ਲੇਹ ਗੇ। ਨ ਪੁਰਾਨ ਦੇਖਨ ਦੇਹਗੇ। ੬੨। 
ਨਹੀ ਏਕ ਮੌਤੂਹਿ ਜਾਪ ਹੈ। ਦਿਨ ਦ੍ੈਕ ਥਾਪਨ ਥਾਪ ਹੈ। ੬੩। 


ਗਾਹਾ ਛੰਦ ਦੂਜਾ 
ਕੀਅਤੇ ਪਾਪਣੋ ਕਰਮ ਨ __ਅਧਰਮੰ _ਭਰਮਣੰ _ਤੁਸਤਾਇ। 
ਕੁਕਰਮ _ਕਰਮਾਕ੍ਰਿਤੰ ਨ ਦੇਵ ਲੋਕੇਣ ਪ੍ਰਾਪਤਹਿ। ੬੪। 
ਰਤ੍ਯ _ਅਨਰਥੈ _ਨਿਤ੍ਯ _ਸੁਅਰਥ _ਅਰਥਿੰ ਨ _ਬੁਝਿਯਮ। 
"ਨ ਪ੍ਰਹਰਖ _ਬਰਖਣੈ _ਧਨਿਨੰ " ਚਿਤ _ਬਸੀਅ _ਬਿਰਾਟਕ। _੬੫। 


ਮਾਤਵੈ ਮਦ੍ਯੇ ਕੁਨਾਰੈ _ਅਨਰਤੰ _ਧਰਮਣੋ ਤ੍ਰੀਆਇ। 
ਕੁਕਰਮਣੋ _ਕਥਤੰ _ਬਦਿਤੰ _ਲਜਿਣੋ _ਤਜਤੈ ਨਰੰ। ੬੬। 


ਸਜ੍ਯ _ਕੁਤਿਸਿਤੈ _ਕਰਮੰ “ਭਜਿਤੇ ਤਜਤੈ ਨ _ਲਜਾ”। 
ਕੁਵਿਰਤੇ ਨਿਤਪੁਤਿ _ਕ੍ਰਿਤਣੇ ਧਰਮ _ਕਰਮੇਣ ਤਿਆਗਤੌ। _੬੭। 
ਚਤੁਰਘਦਾ ਛੰਟ 
ਕੁਕ੍ਰਿਤੇ ਨਿਤ ਕਰਿ ਹੈ ਸੁਕ੍ਰਿਤਾਨੁ ਨ ਸਰ ਹੈ ਅਘ ਓਘਨ ਰੁਚਿ ਰਾਚੇ। 
ਮਾਨ ਹੈ ਨ ਬੇਦਨ ਸਿੰਮ੍ਰਿਤਿ ਕਤੇਬਨ ਲੋਕ ਲਾਜ ਤਜਿ _ਨਾਚੇ। 
ਚੀਨ ਹੈ ਨ ਬਾਨੀ ਸੁਭਗ ਭਵਾਨੀ ਪਾਪ ਕਰਮ ਰਤਿ ਹੁਇ ਹੈ। 
ਗੁਰਦੇਵ ਨ ਮਾਨੈ ਭਲ ਨ ਬਖਾਨੈ ਅੰਤਿ ਨਰਕ ਕਹ ਜੈ ਹੈ। ੬੮। 


ਜਪ ਹੈ ਨ ਭਵਾਨੀ ਅਕਥ ਕਹਾਨੀ ਪਾਪ ਕਰਮ ਰਤਿ ਐਸੇ। 
ਮਾਨਿ ਹੈ ਨ ਦੇਵੈ ਅਲਖ ਅਭੇਵੈ ਦੁਰਕ੍ਰਿਤ ਮੁਨਿ ਵਰ ਜੈਸੇ। 
ਚੀਨ ਹੈ ਨ ਬਾਤ ਪਰ ਤ੍ਰਿਯਾ ਰਾਤ ਧਰਮਣਿ ਕਰਮ ਉਦਾਸੀ। 
ਜਾਨਿ ਹੈ ਨ ਬਾਤ ਅਧਕ ਅਗਿਆਤੇ ਅੰਤ ਨਰਕ ਕੇ _ਬਾਸੀ। ੬੯। 


“ਪੁਹਰਖ _ਬਰਖਦੇ _ਨ__ਧਨੰ” ੨. _'ਤਜਿਯ ਲਾਜ _ਵਰਤਿਯੰ” 


ਚੌਬੀਸ ਅਵਤਾਰ ੧੫ 


ਆਪਣੀ _ਧਰਮ _ ਇਸਤਰੀ ਨੂੰ _ਛਡ _ਕੇ _ਪਾਪ ਇਸਤਰੀ _(ਵਿਭਚਾਰਨ) _ ਵਲ 
ਤਕਣਗੇ। _ ਵੱਡੇ _ਰੂਪ _ (ਸਮਰਥਾ) _ਵਾਲੇ ਮਾੜੀ _ਕਮਾਈ _ਦੇ _ ਅਧਿਕਾਰੀ _ਹੋਣਗੇ।੫੭। 

ਆਪਣੀ _ ਸਮਰਥਾ _ਤੋਂ _ਵਧ _ਕੇ ਨਿੱਤ ਅਨਰਥ _ਕਰਨਗੇ। _ ਜਿਤਨੀ _ ਪਰਾਲਬਧ 
ਹੋਵੇਗੀ _ਉਤਨੇ _ਪਾਪ _ਕਰਨਗੇ।੫੮। ਨਿੱਤ ਇਕ ਤੋਂ ਇਕ (ਵਧ ਕੇ) ਨਵੇਂ ਮਤ ਪੈਦਾ 
ਹੋਣਗੇ। _ਨਿੱਤ _ ਅਨੇਕਾਂ _ਅਨੇਕਾਂ _ ਅਨਰਥ _ ਕਰਨਗੇ।੫੯। 
ਹਯਾ ਛੱਟ 

ਸੁਖ _ਦੇਣ ਵਾਲਿਆਂ ਨੂੰ ਦੁਖ _ਦੇਣਗੇ। _ਜਗਤ ਤੋਂ _ਬੰਦਨਾ 
ਬੰਦਨਾ ਨਹੀਂ _ਕਰਨਗੇ।੬0। _ਵੇਦ ਵਾਕ ਨੂੰ ਪ੍ਰਮਾਣ ਨਹੀਂ _ਮੰਨਣਗੇ। 
ਬਖਾਨ _ਕਰਨਗੇ।੬੧। 

ਕੁਰਾਨ _ਦੀ ਸਿਖਿਆ ਨਹੀਂ _ਲੈਣਗੇ। _ਪੁਰਾਨਾਂ ਨੂੰ ਵੇਖਣ ਨਹੀਂ __ਦੇਣਗੇ। _੬੨। 
(ਕਿਸੇ) ਇਕ ਮੌਤ੍ਰ ਨੂੰ ਨਹੀਂ ਜੌਪਣਗੇ। _(ਨਵੇਂ ਮਤ _ਦੀ) ਦੋ ਇਕ ਦਿਨਾਂ ਲਈ ਸਥਾਪਨਾ 
ਕਰਨਗੰ।੬੩। 


ਘ ਗੀ 

ਕੰ 
4, 
ਧਰ ਘ੍ਰੈ 


ਆਪਣੀਆਂ _ਧਰਮ-ਇਸਤਰੀਆਂ ਨੂੰ ਤਿਆਗ _ਦੇਣਗੇ। _(ਸਾਰੇ)ਲੋਗ ਲਾਜ ਦਾ ਤਿਆਗ 


ਕਰਕੇ _ਕਥਨ _ਅਤੇ ਬੋਲਣ ਵਿਚ ਕੁਕਰਮ _ ਕਰਨਗੇ।੬੬। 

ਪਾਪ _ ਕਰਮਾਂ _ਨਾਲ _ ਆਪਣੇ _ਆਪ ਨੂੰ `_ਸੁਸਜਿਤ _ਕਰਨ _ਤੇ ਲਾਜ ਨੂੰ ਨਹੀਂ 
ਤਿਆਗਣਗੇ। _ਧਰਮ _ਕਰਮ _ਨੂੰ _ਛਡ _ਕੇ ਨਿੱਤ ਮਾੜੇ _ਢੰਗ _ਨਾਲ _ ਰੋਜ਼ੀ _ਕਮਾਣਗੇ।੬੭। 
ਚਤੁਰਪਦਾ ਛੰਟਾ 

ਨਿੱਤ ਮਾੜੇ ਕੰਮ ਕਰਨਗੇ। (ਉਨ੍ਹਾਂ ਤੋਂ) ਚੰਗੇ ਕਰਮ ਨਹੀਂ ਹੋ ਸਕਣਗੇ। 
ਅਤਿਅਧਿਕ ਪਾਪਾਂ ਵਿਚ ਰੁਚੀ ਰਖਣਗੇ। ਵੇਦਾਂ, ਕਤੇਬਾਂ ਅਤੇ _ਸਮ੍ਿਤੀਆਂ ਨੂੰ ਨਹੀਂ 
ਮੰਨਣਗੇ ਅਤੇ ਲੌਕ ਲਾਜ ਦਾ ਤਿਆਗ ਕਰਕੇ ਨਚਠਗੇ (ਭਾਵ--ਜੀਵਨ-ਜਾਚ 
ਬਣਾਉਣਗੇ)। _ਸੌਭਾਗਸ਼ਾਲੀ ਭਵਾਨੀ ਦੀ ਬਾਣੀ ਦੀ ਪਛਾਣ ਨਹੀਂ ਕਰਨਗੇ ਅਤੇ ਪਾਪ 
ਕਰਮਾਂ ਵਿਚ ਲੀਨ _ਹੋਣਗੇ। ਗੁਰਦੇਵ ਨੂੰ ਨਹੀਂ ਮੰਨਣਗੇ, ਚੰਗਾ ਨਹੀਂ _ਬੋਲਣਗੇ ਅਤੇ 
ਅੰਤ ਵਿਚ ਨਰਕ ਨੂੰ _ਜਾਣਗੇ।੬੮। 

ਅਕਥ _ਕਹਾਣੀ _ਵਾਲੀ _ਭਵਾਨੀ ਦਾ _ਜਾਪ ਨਹੀਂ ਕਰਨਗੇ _ਅਤੇ _ਇਸ _ਤਰ੍ਹਾਂ ਪਾਪ 
ਕਰਮਾਂ _ਵਿਚ _ਮਗਨ _ਰਹਿਣਗੇ। _ਅਲਖ _ਅਤੇ _ਅਭੇਵ ਦੇਵ (ਪ੍ਰਭੂ) ਨੂੰ ਨਹੀਂ _ਮੰਨਣਗੇ ਅਤੇ 
ਮਾੜੇ _ਕਰਮ _ ਕਰਦੇ _ਹੋਏ _ਵੀ _ ਸੇਸ਼ਠ _ਮੁਨੀਆਂ _ਵਰਗੇ _ਲਗਣਗੇ। _ (ਗਿਆਨ) _ਦੀ _ ਗੱਲ 
ਨੂੰ ਨਹੀਂ _ਸਮਝਣਗੇ, _ਪਰ - ਇਸਤਰੀਆਂ _ਵਿਚ _ਪਲਚੇ ਹੋਣਗੇ _ਅਤੇ _ਧਰਮ _ਵਾਲੇ ਕਰਮਾਂ 
ਤਿ ਉਦਾਸ _ਹੋਣਗੇ। _(ਕਿਸੇ ਚੰਗੀ) _ਗੱਲ _ ਨੂੰ ਨਹੀਂ _ਜਾਣਨਗੇ, _ ਅਧਿਕ _ ਅਗਿਆਨੀ 


ਣਗੇ _ਅਤੇ ਅੰਤ ਨਰਕ _ ਵਿਚ ਵਾਸਾ _ਕਰਨਗੇ।੬੯। 


€0 ੮੨੩ ੪ 


੧ ੬ 


ਸੀ _ਦਸਮ-ਗ੍ਰੰਥ _ਸਾਹਿਬ 


ਨਿਤ ਨਵ ਮਤਿ ਕਰ ਹੈ ਹਰਿ ਨ ਨਿਸਰਿ ਹੈ ਪੂਭ ਕੋ ਨਾਮ ਨ ਲੈ ਹੈ। 
ਸੂਤਿ ਸਮ੍ਰਿਤਿ ਨ ਮਾਨੈ ਤਜਤ ਕੁਰਾਨੈ ਅਉਰ ਹੀ ਪੈਡ _ਬਤੈ ਹੈ। 
ਪਰ ਤੁੀਅ ਰਸ ਰਾਚੇ ਸਤ ਕੇ _ਕਾਚੇ ਨਿਜ ਤੀਯ ਗਮਨ ਨ ਕਰ _ਹੈ। 
ਮਾਨ ਹੈ ਨ ਏਕੈ ਪੂਜ ਅਨੇਕ ਅੰਤਿ ਨਰਕ ਮਹਿ ਪਰ ਹੈ। ੭0। 


ਪਾਹਣ ਪੂਜੈ ਹੈ ਏਕ ਨ ਧਿਐ ਹੈ ਮਤਿ ਕੇ ਅਧਿਕ ਅੰਧੇਰਾ। 
ਅਮਿਤ ਕਹੁ ਤਜਿ ਹੈ ਬ਼ਿਖ ਕਹੁ ਭਜਿ ਹੈ ਸਾਝਹਿ ਕਹਹਿ ਸਵੇਰਾ। 
ਫੋਕਟ ਧਰਮਣਿ ਰਤਿ _ਕੁਕ੍ਰਿਤ ਬਿਨਾ ਮਤਿ ਕਹੋ ਕਹਾ ਫਲ ਪੈ ਹੈ। 
ਬਾਧੇ _ਮ੍ਰਿਤ ਸਾਲੈ ਜਾਹਿ _ਉਤਾਲੈ ਅੰਤ ਅਧੋਗਤਿ ਜੈ ਹੈ। _੭੧। 


ਏਲਾ ਛੰਦ 
ਕਰ ਹੈ ਨਿਤ ਅਨਰਥ ਅਰਥ ਨਹੀ ਏਕ ਕਮੈ ਹੈ। 


ਨਹਿ ਲੈ ਹੈ ਹਰਿ ਨਾਮੁ ਦਾਨ ਕਾਹੂ ਨਹੀ ਦੈ ਹੈ। 

ਨਿਤ ਇਕ ਮਤ ਤਜੈ ਇਕ ਮਤਿ ਨਿਤ ਉਚੈ ਹੈ। ੭੨। 
ਨਿਤ ਇਕ ਮਤਿ ਮਿਟੈ ਉਠੈ ਹੈ ਨਿਤ ਇਕ ਮਤਿ। 

ਧਰਮ ਕਰਮ _ਰਹਿ ਗਇਓ ਭਈ ਬਸੁਧਾ ਅਉਰੈ _ਗਤਿ। 
ਭਰਮ ਧਰਮ ਕੈ ਗਇਓ ਪਾਪ ਪੁਚਰਿਓ ਜਹਾ ਤਹ। ੭੩। 
ਸ੍ਰਿਸਟਿ ਇਸਟ ਤਜਿ ਦੀਨ ਕਰਤ ਆਰਿਸਟ ਪੁਸਟ _ਸਬ। 
ਬ੍ਰਿਸਟਿ ਸ੍ਰਿਸਟਿ ਤੇ ਮਿਟੀ ਭਏ ਪਾਪਿਸਟ ਭ੍ਰਿਸਟ ਤਬ। 
ਇਕ ਇਕ ਨਿੰਦ ਹੈ ਇਕ ਇਕ ਕਹਿ ਹਸਿ ਚਲੈ। ੭੪। 


ਤਜੀ ਆਨਿ ਜਹਾਨ _ਕਾਨਿ ਕਾਹੂੰ ਨਹੀ ਮਾਨਹਿ। 
ਤਾਤ ਮਾਤ ਕੀ ਨਿੰਦ ਨੀਚ _ਊਚਹ ਸਮ ਜਾਨਹਿ। 
ਧਰਮ ਭਰਮ ਕੈ ਗਇਓ ਭਈ ਇਕ _ਬਰਣ ਪੂਜਾ ਸਬ। _੭੫। 


ਘਤਾ ਛੰਟ 
ਕਰਿ ਹੈ ਪਾਪ ਅਨੇਕ ਨ ਏਕ ਧਰਮ ਕਰ ਹੈ ਨਰ। 
ਮਿਟ ਜੈ ਹੈ ਸਭ ਖਖਸਟ ਕਰਮ ਕੇ ਧਰਮ ਘਰਨ ਘਰਿ। 
ਨਹਿ ਸੁਕ੍ਰਿਤ ਕਮੈ ਹੈ ਅਧੋਗਤਿ ਜੈ ਹੈ। ਅਮਰਲੋਗਿ ਜੈ ਹੈ ਨ ਬਰ। ੭੬। 
ਧਰਮ ਨ ਕਰ ਹੈ ਏਕ ਅਨੇਕ ਪਾਪ ਕੈ ਹੈ ਸਬ। 
ਲਾਜ ਬੇਚਿ ਤਹ ਫਿਰੈ ਸਕਲ ਜਗੁ। 
ਪਾਪ ਕਮੈ ਵਹ ਦੁਰਗਤਿ ਪੈ ਹੈ। ਪਾਪ ਸਮੁੰਦ ਜੈ ਹੈ ਨ ਤਾਰਿ। ੭੭। 


ਚੌਬੀਸ ਅਵਤਾਰ ੧੭ 


ਨਿੱਤ ਨਵੇਂ ਮਤ ਕਰਨਗੇ, ਹਰਿ (ਦਾ ਨਾਮ) ਨਹੀਂ _ਉਚਾਰਨਗੇ ਅਤੇ ਪ੍ਰਭੂ ਦਾ ਨਾਮ 
ਹੋਰ ਹੀ ਰਾਹ _ਦਸਣਗੇ। _ਪਰ-ਇਸਤ੍ਰੀ ਦੇ ਸੁਆਦ ਵਿਚ ਲਗੇ ਹੋਣਗੇ, _ਜੌਤ-ਸੌਤ ਦੇ _ਕੌਚੇ 
ਹੋਣਗੇ _ਅਤੇ ਆਪਣੀ _ਇਸਤਰੀ _ਨਾਲ _ਰਮਣ _ਨਹੀਂ __ਕਰਨਗੇ। _ਇਕ _ (ਪ੍ਰਭੂ) ਨੂੰ ਨਹੀਂ 
ਮੰਨਣਗੇ, ਅਨੇਕਾਂ _ਇਸ਼ਟਾਂ _ਦੀ ਪੂਜਾ _ਕਰਨਗੇ _ਅਤੇ _ਅੰਤ _ਵਿਚ _ਨਰਕ _ਵਿਚ _ਪੈਣਗੇ।੭0। 


ਮੂਰਤੀਆਂ _ਦੀ ਪੂਜਾ _ਕਰਨਗੇ, _ਇਕ _ (ਪ੍ਰਭੂ) _ਦੀ _ਆਰਾਧਨਾ _ਨਹੀਂ ਕਰਨਗੇ _ਅਤੇ 


ਅਕਲ _ਦੇ ਬਹੁਤ ਅੰਨ੍ਹੇ _ਹੋਣਗੇ। _ਅੰਮ੍ਹਿਤ ਨੂੰ _ਤਿਆਗਣਗੇ, _ਵਿਸ਼ _ਦਾ _ਪਾਨ ਕਰਨਗੇ _ਅਤੇ 


ਸ਼ਾਮ ਨੂੰ ਸਵੇਰ _ਕਹਿਣਗੇ (ਅਰਥਾਤ ਉਲਟੀ _ਗੱਲ _ਕਰਨਗੇ)। ਫੋਕਟ ਧਰਮਾਂ _ਵਿਚ _ਲੀਨ 
ਹੋਣਗੇ, _ਬਿਨਾ _ਸੋਚ _ਮਾੜੇ _ਕਰਮ _ ਕਰਨਗੇ, _ਦਸੋ (ਉਹ) ਕੀਹ _ਫਲ _ ਪ੍ਰਾਪਤ _ਕਰਨਗੇ। 
(ਉਹ) _ ਜਲਦੀ _ਹੀ ਮੌਤ _ਦੇ ਸਥਾਨ _ਵਲ ਜਾਣਗੇ _ ਅਤੇ _ ਅੰਤ _ਨੀਚ _ ਗਤੀ _ ਪ੍ਰਾਪਤ 


ਕਰਨਗੇ।੭੧। 
ਛੇਲਾ ਛੰਦ 


ਜਾਣਗੇ। _ਤਦ ਸ੍ਰਿਸ਼ਟੀ ਵਿਚ _ਬਰਖਾ ਹੋਣੀ ਬੰਦ _ਹੋ_ ਜਾਵੇਗੀ ਅਤੇ ਸਾਰੇ ਪਾਪਾਂ ਕਰ ਕੇ 
ਭ੍ਰਿਸ਼ਟ ਹੋ ਜਾਣਗੇ। ਇਕ (ਕਿਸੇ) ਇਕ ਦੀ ਨਿੰਦਾ ਕਰੇਗਾ ਅਤੇ ਇਕ (ਕਿਸੇ ਹੋਰ) ਇਕ 
ਦੀ ਹਾਸੀ _ਉਡਾਏਗਾ।੭੪। 

ਜਹਾਨ _ਦੀ _ਅਣਖ _(ਆਨਿ”) ਛਡ ਕੇ ਕਿਸੇ ਦੀ ਕਾਣ (ਮਾਣ-ਮਰਯਾਦਾ) ਨਹੀਂ 
ਮੰਨਣਗੇ। _ਮਾਤਾ _ਪਿਤਾ _ਦੀ ਨਿੰਦਿਆ ਕਰਨਗੇ _ਅਤੇ _ ਊਚ-ਨੀਚ _ ਨੂੰ _ਇਕ-ਸਮਾਨ 
ਸਮਝਣਗੇ। _ਧਰਮ _ਦਾ ਭਰਮ _ਚਲਾ__ਗਿਆ ਹੋਵੇਗਾ _ਅਤੇ _ਸਾਰੀ ਪੂਜਾ _ਇਕੋ _ਵਰਣ ਵਾਲੀ 
ਹੋਂ ਜਾਵੇਗੀ।੭੫। 
%ਤਾ ਛੰਦ 

ਪੁਰਸ਼ _ਅਨੇਕ _ਪਾਪ ਕਰਨਗੇ _ਅਤੇ ਇਕ _ਵੀ ਧਰਮ _(ਦਾ ਕੰਮ) ਨਹੀਂ _ਕਰਨਗੇ। 
ਸਾਰੇ ਛੇ ਕਰਮਾਂ ਦੇ ਧਰਮ ਘਰਾਂ ਤੋ _ਮਿਟ ਜਾਣਗੇ। (ਜੋ) ਪੁੰਨ ਕਰਮ ਨਹੀਂ ਕਰਨਗੇ, (ਉਹ) 
ਨੀਚ _ਸਥਿਤੀ ਨੂੰ ਪ੍ਰਾਪਤ ਹੋਣਗੇ ਅਤੇ ਸ੍ਰੇਸ਼ਠ ਦੇਵ ਲੋਕ ਵਿਚ ਨਹੀਂ ਜਾ _ਸਕਣਗੇ।੭੬। 

ਧਰਮ _ਦਾ ਇਕ (ਕਰਮ) ਵੀ ਨਹੀਂ ਕਰਨਗੇ _ਅਤੇ _ਸਭ _ਤਰ੍ਹਾਂ ਦੇ _ਅਨੇਕ _ਪਾਪ 
ਕਰਨਗੇ। _ ਸਾਰਾ _ਜਗਤ _ਲਾਜ-ਮਰਯਾਦਾ ਨੂੰ _ਵੇਚ _ਕੇ _ਉਥੇ _ਹੀ _ਫਿਰੇਗਾ। _(ਉਹ) _ਪਾਪ 
ਕਮਾ ਕੇ ਦੁਰਗਤੀ ਨੂੰ ਪ੍ਰਾਪਤ ਕਰਨਗੇ ਅਤੇ ਪਾਪਾਂ _ਦੇ 
ਨਹੀ ਸਕਣਗੇ ।੭੭। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਠਉਰ ਠਉਰ ਨਵ ਮਤ _ਚਲੇ ਉਠਾ ਧਰਮ ਕੋ ਦੌਰ। 
ਸੁਕ੍ਰਿਤ ਜਹ ਤਹ ਦੁਰ ਰਹੀ ਪਾਪ ਭਇਓ ਸਿਰਮੋਰ। ੭੮। 
ਨਫਪਟਾ ਛੰਦ 


ਜਹ ਤਹ ਕਰਨ ਲਗੇ ਸਭ _ਪਾਪਨ। ਧਰਮ ਕਰਮ ਤਜਿ ਕਰ ਹਰਿ ਜਾਪਨ। 
ਪਾਹਨ ਕਉ ਸੁ ਕਰਤ ਸਬ ਬੰਦਨ। ਡਾਰਤ ਧੂਪ ਦੀਪ ਸਿਰਿ ਚੰਦਨ। ੭੯। 


ਜਹ ਤਹ ਧਰਮ ਕਰਮ ਤਜਿ ਭਾਗਤ। ਉਠਿ ਉਠਿ ਪਾਪ ਕਰਮ ਸੌ _ਲਾਗਤ। 
ਜਹ ਤਹ ਭਈ ਧਰਮ ਗਤਿ ਲੋਪੰ। ਪਾਪਹਿ ਲਗੀ ਚਉਗਨੀ ਓਪੰ। ੮0। 


ਭਾਜ੍ਯੋ ਧਰਮ _ਭਰਮ ਤਜਿ _ਅਪਨਾ। _ਜਾਨੁਕ ਹੁਤੋਂ ਲਖਾ ਇਹ _ਸੁਪਨਾ। 
ਸਭ ਸੰਸਾਰ ਤਜੀ ਤ੍ਰੀਅ ਆਪਨ। ਮੌਤ੍ਰ _ਕੁਮੰਤੁ ਲਗੇ ਮਿਲਿ _ਜਾਪਨ। _੮੧। 


ਚਹੁ ਦਿਸ ਘੋਰ ਪ੍ਰਚਰ ਭਇਓ ਪਾਪਾ। ਕੋਊ ਨ ਜਾਪ ਸਕੈ ਹਰਿ ਜਾਪਾ। 
ਪਾਪ ਕ੍ਰਿਆ ਸਭ ਜਾ” ਚਲ ਪਈ। ਧਰਮ ਕ੍ਰਿਆ ਯਾ ਜਗ ਤੇ ਗਈ। ੮੨। 


ਆੱਝਲ ਦੂਸਾ 


ਜਹਾ ਤਹਾ ਅਧਰਮ _ਉਪਜਿਯਾ। _ਜਾਨੁਕ ਧਰਮ ਪੰਖ _ਕਰਿ _ਭਜਿਯਾ। 
ਡੋਲਤ ਜਹ ਤਹ ਪੁਰਖ ਅਪਾਵਨ। ਲਾਗਤ _ਕਤ ਹੀ ਧਰਮ ਕੋ _ਦਾਵਨ। ੮੩। 


ਅਰਥਹ ਛਾਡਿ ਅਨਰਥ _ਬਤਾਵਤ। ਧਰਮ _ਕਰਮ _ਚਿਤਿ ਏਕ ਨ _ਲਿਆਵਤ। 
ਕਰਮ _ਧਰਮ ਕੀ ਕ੍ਰਿਆ ਭੁਲਾਵਤ। ਜਹਾ ਤਹਾ ਆਰਿਸਟ _ਬਤਾਵਤ। ੮੪। 


ਕਾਲਕਾ ਛੰਟ 


ਧਰਮ ਨ _ਕਰਹੀ। ਹਰਿ ਨ ਉਚਰਹੀ। 
ਪਰ ਘਰਿ _ਡੋਲੈ। ਜਲਹ _ਬਿਰੋਲੈ। ੮੫। 


ਲਹੈ ਨ ਅਰਥੇ। ਕਹੈ ਅਨਰਥੇ। 

ਬਚਨ ਨ ਸਾਚੇ। ਮਤਿ ਕੇ ਕਾਚੇ। ੮੬। 
ਪਰਤ੍ਰੀਆ _ਰਾਚੈ। ਘਰਿ ਘਰਿ _ਜਾਚੈ। 
ਜਹ ਤਹ ਡੋਲੈ। ਰਹਿ ਰਹਿ ਬੋਲੈ। ੮੭। 


ਧਨ ਨਹੀ ਛੋਰੈ। ਨਿਸਿ ਘਰ ਫੋਰੈ। 
ਗਹਿ ਬਹੁ __ਮਾਰੀਅਤ। _ਨਰਕਹਿ _ਡਾਰੀਅਤ। ੮੮। 


ਚੌਬੀਸ ਅਵਤਾਰ ੧੯ 


ਦੰਹਰਾ 

ਥਾਂ ਥਾਂ ਤੇ ਨਵੇਂ ਮਤ ਚਲਣਗੇ ਅਤੇ _ਧਰਮ _ਦਾ ਦੌਰ _ਹੀ ਸਮਾਪਤ ਹੋ__ਜਾਏਗਾ। 
ਪੁੰਨ _ਕਰਮ _ ਜਿਥੇ _ਕਿਥੇ _ਲੁਕਿਆ _ਰਹੇਗਾ _ਅਤੇ _ਪਾਪ _ ਪ੍ਰਧਾਨ ਹੋਂ _ਜਾਏਗਾ।੭੮। 
ਨਵ੫ਦ? ਛੰਦ 


ਜਿਥੇ _ਕਿਥੇ _ਸਾਰੇ _ਪਾਪ _ਕਰਨ _ਲਗਣਗੇ। _ਧਰਮ _ਕਰਮ _ਅਤੇ _ਹਰਿ (ਦੇ ਨਾਮ) 
ਦਾ ਜਾਪ ਛਡ ਕੇ ਮੂਰਤੀਆਂ ਨੂੰ ਸਭ _ਬੰਦਨਾ ਕਰਨਗੇ ਅਤੇ ਉਨ੍ਹਾਂ ਦੇ ਸਿਰ ਤੇ ਧੂਪ, ਦੀਪ 
ਅਤੇ ਚੰਦਨ ਚੜ੍ਹਾਉਣਗੇ।੭੯। 

ਜਿਥੇ _ਕਿਥੇ ਧਰਮ ਦੇ ਕਰਮ ਨੂੰ ਛਡ ਕੇ (ਲੋਗ) ਭਜ ਜਾਣਗੇ ਅਤੇ ਉਠ ਉਠ 


ਕੇ ਪਾਪ ਕਰਮਾਂ ਵਿਚ _ਲਗ _ਜਾਣਗੇ। ਜਿਥੇ _ਕਿਥੇ _ਧਰਮ _ਦੀ ਗਤੀ ਲੁਪਤ ਹੋ__ਜਾਵੇਗੀ 
ਅਤੇ _ ਪਾਪਾਂ _ਦੀ _ਚੌਗੁਣੀ ਸ਼ੋਭਾ _ਵਧ _ ਜਾਵੇਗੀ।੮0। 

(ਸੰਸਾਰ ਵਿਚ) ਧਰਮ _ ਆਪਣਾ (ਕੇਵਲ) ਖਿਆਲ _ਛਡ ਕੇ ਭਜ ਜਾਵੇਗਾ। (ਇੰਜ 
ਪ੍ਰਤੀਤ ਹੋਵੇਗਾ) _ਮਾਨੋ ਇਕ _ਸੁਪਨਾ _ਵੇਖਿਆ _ਹੋਵੇ। _ਸਾਰਾ _ਸੰਸਾਰ ਆਪਣੀਆਂ ਇਸਤਰੀਆਂ 
ਛਡ _ ਦੇਵੇਗਾ ਅਤੇ _ਸਾਰੇ _ (ਲੋਕ) _ ਮਾੜੇ _ ਮੌਤ੍ਰਾਂ _ਨੂੰ ਜਪਣ _ ਲਗ _ਜਾਣਗੇ।੮੧। 


ਚੌਹਾਂ ਪਾਸੇ ਅਤਿ ਅਧਿਕ ਘੋਰ ਪਾਪਾਂ (ਦਾ ਪਸਾਰਾ) ਹੋ ਜਾਵੇਗਾ। ਕੋਈ ਵੀ ਹਰਿ 
ਦਾ ਜਾਪ ਨਹੀਂ ਜਪ _ਸਕੇਗਾ। _ਸਭ ਥਾਂਵਾਂ ਤੇ ਪਾਪ ਦੀ ਕ੍ਰਿਆ ਚਲ _ਪਵੇਗੀ। ਧਰਮ ਦੀ 
ਕ੍ਰਿਆ ਇਸ _ ਸੰਸਾਰ _ਤੋੱ' ਚਲੀ _ ਜਾਏਗੀ।੮੨। 
ਆੱਝਲ ਦੂਜਾ 

ਜਿਥੇ _ਕਿਥੇ ਅਧਰਮ _ ਉਪਜ _ਪਵੇਗਾ। _(ਇੰਜ ਪ੍ਰਤੀਤ ਹੋਵੇਗਾ) _ਮਾਨੋ _ਧਰਮ _ਖੰਭ 
ਲਾ ਕੇ ਉਡ ਗਿਆ ਹੋਵੇ। ਅਪਵਿਤਰ ਲੋਗ ਜਿਥੇ _ਕਿਥੇ ਫਿਰਦੇ ਹੋਣਗੇ। _ਕਿਤੇ ਵੀ ਧਰਮ 
ਦਾ _ਦਾਉ ਨਹੀ _ਲਗੇਗਾ।੮੩। 

ਸਹੀ ਗੱਲਾਂ _ਛਡ _ਕੇ ਮਾੜੀਆਂ _ਗੱਲਾਂ _ਦਸਣਗੇ ਅਤੇ _ਧਰਮ _ਕਰਮ _ਵਿਚ ਇਕ 
ਵੀ ਚਿਤ ਨਹੀਂ _ਲਿਆਵੇਗਾ। _ਧਰਮ _ਕਰਮ _ਦੀ ਵਿਧੀ ਭੁਲਾ ਦੇਣਗੇ ਅਤੇ ਜਿਥੇ _ਕਿਥੇ 
ਘੋਰ ਪਾਪਾਂ _ਦਾ _ ਬਖਾਨ _ ਕਰਨਗੇ।੮੪। 
ਕੁਲਕਾ ਛੰਟ 

ਧਰਮ _ ਨਹੀਂ __ਕਰਨਗੇ। _ਹਰਿ _ਨਾਮ _ਦਾ _ ਉਚਾਰਨ _ਨਹੀਂ__ਕਰਨਗੇ। _ਪਰਾਏ _ਘਰਾਂ 
(ਦੀਆਂ ਇਸਤਰੀਆਂ ਅਤੇ _ਮਾਲ _ਧਨ ਨੂੰ ਵੇਖਣ ਲਈ) _ਡੋਲਦੇ _ਫਿਰਨਗੇ (ਅਤੇ ਇਸ ਤਰ੍ਹਾਂ) 
ਜਲ ਨੂੰ _ਰਿੜਕਦੇ _ਹੋਣਗੇ।੮੫। 
(ਸਹੀ) ਅਰਥ ਨੂੰ ਨਹੀਂ _ਸਮਝਣਗੇ _ਅਤੇ ਗ਼ਲਤ ਅਰਥ _ਦਸਣਗੇ। _ਬਚਨ ਦੇ ਸੋਚੇ 
ਹੋਣਗੇ _ਅਤੇ _ਮੌਤ _ਦੇ _ਕੌਚੇ _ਹੋਣਗੇ।੮੬। 
ਪਰਾਈ ਇਸਤਰੀ _ਵਿਚ _ ਮਗਨ _ ਹੋਣਗੇ _ਅਤੇ _ਘਰ _ ਘਰ _ਮੌਗਦੇ _ਫਿਰਨਗੇ। _ਜਿਥੇ 
ਕਿਥੇ _ਡੋਲਦੇ _ਫਿਰਨਗੇ _ਅਤੇ ਰਹਿ _ਰਹਿ ਕੇ (ਅਰਥਾਤ ਥੋੜੀ _ਥੋੜੀ ਦੇਰ ਬਾਦ ਮੰਗਣ 
ਦਾ) ਸਦ _ਕਰਨਗੇ।੮੭। 

ਧਨ ਨੂੰ ਨਹੀਂ _ਛਡਣਗੇ। _ਰਾਤ ਨੂੰ ਘਰਾਂ ਨੂੰ _ਸੰਨ੍ਹਾਂ _ਮਾਰਨਗੇ। _(ਜਮਗਣ ਉਨ੍ਹਾਂ ` ਨੂੰ 


ਚੋਰਾਂ ਵਾਂਗ) ਫੜ ਕੇ ਬਹੁਤ _ਮਾਰਨਗੇ ਅਤੇ ਨਰਕਾਂ _ਵਿਚ _ਸੁਟਣਗੇ।੮੮। 


ਕੇ 


ਸੀ _ਦਸਮ-ਗ੍ੰਥ _ਸਾਹਿਬ 


ਅਸ ਦੁਰ ਕਰਮੇ। ਛੁਟ ਜਗਿ ਧਰਮ 
ਮਤਿ ਪਿਤ ਭਰਮੈ। ਧਸਤ ਨ ਘਰ ਮੈ। ੮੯। 


ਸਿਖ ਮੁਖ ਮੋਰੈ। ਭ੍ਰਿਤ ਨ੍ਰਿਪਿ ਛੋਰੈ। 
ਤਜਿ ਤੁਰੀਆਂ ਭਰਤਾ। _ਬਿਸਰੋ _ਕਰਤਾ। _੯0। 


ਨਵ ਨਵ _ਕਰਮੰ। _ਬਢਿ ਗਇਓ _ਭਰਮੰ। 
ਸਭ _ਜਗ _ਪਾਪੀ। ਕਹੂੰ ਨ _ਜਾਪੀ। ੯੧। 


੫ਘਟਮਾਵਤ? ਛੰਦ 


ਦੇਖੀਅਤ ਸਬ ਪਾਪੀ ਨਹ ਹਰਿ ਜਾਪੀ ਤਦਿਪ ਮਹਾ ਰਿਸ ਠਾਨੈ। 

ਅਤਿ _ਬਿਭਚਾਰੀ ਪਰਤ੍ਰਿਅ ਭਾਰੀ ਦੇਵ ਪਿਤੁ ਨਹੀ ਮਾਨੈ। 

ਤਦਿਪ ਮਹਾ ਬਰ ਕਹਤੇ ਧਰਮ ਧਰ ਪਾਪ ਕਰਮ _ਅਧਿਕਾਰੀ। 

ਧ੍ਰਿਗ ਧ੍ਰਿਗ ਸਭ ਆਥੈ ਮੁਖ ਪਰ ਨਹੀ ਭਾਖੈ ਦੇਹਿ ਪ੍ਰਿਸਟ ਚੜਿ ਗਾਰੀ। ੯੨। 


ਦੇਖੀਅਤ ਬਿਨ _ਕਰਮੰ ਤਜ ਕੁਲ ਧਰਮ _ਤਦਿਪ _ਕਹਾਤ ਸੁ _ਮਾਨਸ। 
ਅਤਿ _ਰਤਿ ਲੋਭ ਰਹਤ _ਸਛੋਭੰ ਲੋਕ ਸਗਲ _ਭਲੁ _ਜਾਨਸ। 

ਤਦਿਪ ਬਿਨਾ ਗਤਿ ਚਲਤ ਬੁਰੀ ਮਤਿ ਲੋਭ ਮੋਹ ਬਸਿ ਭਾਰੀ। 

ਪਿਤ ਮਾਤ ਨ ਮਾਨੈ ਕਛੂ ਨ ਜਾਨੈ ਲੈਹ _ਘਰਣ ਤੇ ਗਾਰੀ। ੯੩। 


ਦੇਖਅਤ ਜੇ ਧਰਮੀ ਤੇ ਭਏ ਅਕਰਮੀ _ਤਦਿਪ _ਕਹਾਤ ਮਹਾ _ਮਤਿ। 
ਅਤਿ ਬਸ ਨਾਰੀ ਅਬਗਤਿ ਭਾਰੀ ਜਾਨਤ ਸਕਲ ਬਿਨਾ _ਜਤ। 
ਤਦਿਪ ਨ ਮਾਨਤ ਕੁਮਤਿ ਪੁਠਾਨਤ ਮਤਿ ਅਰੁ ਗਤਿ ਕੇ ਕਾਚੇ। 
ਜਿਹ ਤਿਹ ਘਰਿ _ਡੋਲਤ ਭਲੇ ਨ ਬੋਲਤ ਲੋਗ ਲਾਜ ਤਜਿ ਨਾਚੇ। ੯੪। 


/ਕਲਕਾ ਛੰਦ 
ਪਾਪ ਕਰੈ ਨਿਤ ਪ੍ਰਾਤਿ ਘਨੇ। ਜਨੁ _ਦੋਖਨ ਕੇ ਤਰੁ ਸੁਧ ਬਨੇ। 
ਜਗ ਛੋਰਿ ਭਜਾ ਗਤਿ ਧਰਮਣ ਕੀ। ਸੁ ਜਹਾ ਤਹਾ ਪਾਪ ਕ੍ਰਿਆ ਪ੍ਰਚੁਰੀ। ੯੫। 


ਸੰਗ ਲਏ ਫਿਰੈ ਪਾਪਨ ਹੀ। ਤਜਿ ਭਾਜ ਕ੍ਰਿਆ ਜਗ _ਜਾਪਨ ਕੀ। 
ਦੇਵ ਪਿਤ ਨ ਪਾਵਕ _ਮਾਨਹਿਗੇ। ਸਭ ਆਪਨ ਤੇ ਘਟਿ ਜਾਨਹਿਗੇ। ੯੬। 


੭ਹਭਾਰ ਛੰਦ 
ਭਜਿਓ ਸੁ _ਧਰਮ। ਪੁਚੁਰਿਓ ਕੁਕਰਮ। 
ਜਹ ਤਹ _ਜਹਾਨ। ਤਜਿ _ਭਾਜ ਆਨਿ। ੯੭। 


ਚੌਬੀਸ ਅਵਤਾਰ ੨੧ 


ਅਜਿਹੇ _ਮਾੜੇ _ਕਰਮ _ਹੋਣਗੇ _ਕਿ _ਜਗਤ _ਤੋਂ _ਧਰਮ ਛੁਟ _ਜਾਵੇਗਾ। _(ਪੁੱਤਰਾਂ ਦੇ 
ਮਾੜੇ ਵਿਵਹਾਰ _ਕਰ ਕੇ) ਮਾਤਾ ਪਿਤਾ (ਘਰੋ ਬਾਹਰ) ਭਟਕਦੇ ਰਹਿਣਗੇ ਅਤੇ _ਘਰ ਨਹੀਂ 
ਵੜਨਗੇ।੮੯। 

ਸੇਵਕ (ਗੁਰੂ ਤੋਂ) ਮੁਖ _ਮੋੜ _ਲੈਣਗੇ। ਨੌਕਰ ਰਾਜੇ ਨੂੰ ਛਡ _ਦੇਣਗੇ। ਇਸਤਰੀਆਂ 
ਪਤੀਆਂ ਨੂੰ _ਛਡ _ਦੇਣਗੀਆਂ। _(ਸਭ ਨੂੰ) ਕਰਤਾ _(ਪੁਰਖ) ਭੁਲ _ਜਾਏਗਾ।੯0। 

ਨਵੇ ਨਵੇਂ ਕਰਮ _ਹੋਣਗੇ। ਭਰਮ _ਵਧ _ਗਿਆ ਹੋਵੇਗਾ। ਸਾਰਾ ਜਗਤ ਪਾਪੀ (ਹੋਂ 
ਜਾਵੇਗਾ)। ਕੋਈ ਵੀ ਜਪ ਕਰਨ ਵਾਲਾ ਨਹੀਂ _ਹੋਵੇਗਾ।੯੧। 
ਪਦਮਾਵਤਾ ਛੰਦ 


ਸਾਰੇ ਪਾਪੀ _ਦਿਖਣਗੇ, (ਕੋਈ ਵੀ) ਹਰਿ ਦਾ ਜਪ ਕਰਨ ਵਾਲਾ _ਨਹੀਂ ਹੋਵੇਗਾ; 


) ਮਨੁੱਖ _ਅਖਵਾਉਣਗੇ। _ਲੋਭ _ ਵਿਚ _ ਬਹੁਤ _ਲੀਨ _ਹੋਣਗੇ, _ਕੋਧ _ਨਾਲ 


ਘ 


ਨਿਤ _ਸਵੇਰੇ _ਬਹੁਤ ਪਾਪ ਕਰਨਗੇ, _ਮਾਨੋ _ਦੋਖਾਂ (ਔਗੁਣਾਂ) 
ਹੋਣਗੇ। _ਜਗਤ _ਧਰਮਾਂ ਦੀ ਮਰਯਾਦਾ ਨੂੰ _ਛਡ _ਕੇ _ਭਜੇਗਾ। ਜਿਥੇ 
ਅਧਿਕ ਕਾਰਵਾਈ _ਪਸਰ _ਜਾਏਗੀ।੯੫। 


ਪਾਪਾਂ ਨੂੰ ਨਾਲ ਹੀ ਲਈ _ਫਿਰਨਗੇ। _ਜਗਤ ਤੋਂ _ਜੱਪਾਂ ਦੀ ਕ੍ਰਿਆ ਭਜ _ਜਾਏਗੀ। 
ਤੀ ਰੱ 


ਕੋ 
ਤੇ 


ਦੇਵਤਿਆਂ, _ਪਿਤਰਾਂ _ਅਤੇ _ਅਗਨੀ (ਦੇਵਤਾ) ਨੂੰ ਨਹੀਂ _ਮੌਨਣਗੇ। ਨੂੰ ਆਪਣੇ ਤੋਂ ਘਟ 
ਜਾਣਨਗੇ।੯੬। 
੭ਹਭਾਰ ਛੰਦ 


ਧਰਮ _ ਭਜ _ਜਾਏਗਾ। _ਕੁਕਰਮ _ਬਹੁਤ ਪਸਰ _ਜਾਏਗਾ। _ਜਿਥੇ _ਕਿਥੇ _ਜਗਤ ਵਿਚ 
ਅਣਖ _(ਆਨਿ”) ਛਡ ਕੇ ਭਜ ਜਾਏਗੀ।੯੭। 


੨੨ ਸੀ _ਦਸਮ-ਗ੍ਰੰਥ _ ਸਾਹਿਬ 


ਨਿਤਪੁਤਿ ਅਨਰਥ। _ਕਰ ਹੈ _ਸਮਰਥ। 
ਉਠਿ ਭਾਜ ਧਰਮ। ਲੈ ਸੰਗਿ ਸੁਕਰਮ। ੯੮। 
ਕਰ ਹੈ ਕੁਚਾਰ। ਤਜਿ ਸੁਭ _ਅਚਾਰ। 

ਭਈ ਕ੍ਰਿਆ ਅਉਰ। ਸਬ ਠੌਰ ਨੌਰ। ੯੯। 
ਨਹੀ ਕਰਤ _ਸੰਗ। ਪ੍ਰੇਰਤਿ _ਅਨੰਗ। 

ਕਰਿ ਸੁਤਾ ਭੋਗ। ਜੋ ਹੈ ਅਜੋਗ। ੧00। 
ਤਜਿ ਲਾਜ _ਭਾਜ। _ਸੈਜੁਤ ਸਮਾਜ। 

ਘਟ ਚਲਾ _ਧਰਮ। _ਬਢਿਓ _ਅਧਰਮ। _੧0੧। 
ਕੀੜਤ ਕੁਨਾਰਿ। ਤਜਿ ਧਰਮ _ਵਾਰਿ। 
ਬਢਿ ਗਯੋ __ਭਰਮ। _ਭਾਜੰਤ _ਧਰਮ। _੧0੨। 


ਦੇਸਨ ਬਿਦੇਸ। ਪਾਪੀ ਨਰੇਸ। 
ਧਰਮੀ ਨ ਕੋਇ। ਪਾਪ ਅਤਿ ਹੋਇ। ੧0੩। 


ਸਾਧੂ _ਸਤ੍ਰਾਸ। ਜਹ _ਤਹ _ਉਦਾਸ। 
ਪਾਪੀਨ _ਰਾਜ। ਗ੍ਰਿਹ ਸਰਬ _ਸਾਜ।੧0੪। 
ਗਰ _ਕੱਠਾ ਛੰਦ 


ਸਬ _ਦ੍ਰੋਨ ਗਿਰਵਰ ਸਿਖਰ ਤਰ ਨਰ ਪਾਪ ਕਰਮ ਭਏ ਭਨੰ। 
ਉਠਿ _ਭਾਜ ਧਰਮ _ਸਭਰਮ _ਹੁਐ _ਚਮਕੰਤ ਦਾਮਿਨਿ ਸੋ ਮਨੈ। 
ਕਿਧੋ ਸੂਦੂ _ਸੁਭਟ ਸਮਾਜ _ਸੈਜੁਤ ਜੀਤ ਹੈ ਬਸੁਧਾ _ਬਲੀ। 


ਕਿਧੌ ਅਤੁ _ਛਤ੍ਹ ਤਜੇ ਭਜੇ ਅਰੁ ਅਉਰ ਅਉਰ ਕ੍ਰਿਆ ਚਲੀ। ੧0੫। 


ਨ੍ਰਿਪ ਦੇਸ ਦੇਸ ਬਿਦੇਸ ਜਹ ਤਹ ਪਾਪ ਕਰਮ ਸਬੈ _ਲਗੇ। 
ਨਰ ਲਾਜ ਛਾਡਿ ਨਿਲਾਜ ਹੁਐ ਫਿਰੈ ਧਰਮ ਕਰਮ ਸਬੈ ਭਗੇ। 
ਕਿਧੌ _ਸੂਦੂ ਜਹ ਤਹ ਸਰਬ ਮਹਿ ਮਹਾਰਾਜ੍ਯ ਪਾਇ ਪ੍ਰਹਰਖ ਹੈ। 
ਕਿਧੌ ਚੋਰ ਛਾਡਿ ਅਚੋਰ ਕੇ ਗਹਿ ਸਰਬ ਦਰਬ ਆਕਰਖ ਹੈ। ੧0੬। 


/ਤਭੰਨਾ ਛੰਦ 
ਸਭ ਜਗ ਪਾਪੀ ਕਹੂੰ ਨ ਜਾਪੀ ਅਥਪਨ ਥਾਪੀ ਦੇਸ ਦਿਸੈ। 
ਜਹ ਤਹ _ਮਤਵਾਰੇ ਭੂਮਤ ਭੂਮਾਰੇ ਮਤਿ ਨ ਉਜਿਯਾਰੇ _ਬਾਧ _ਰਿਸੈ। 
ਪਾਪਨ _ਰਸ ਰਾਤੇ ਦੁਰਮਤਿ ਮਾਤੇ ਕੁਮਤਨ ਦਾਤੇ ਮਤ ਨੇਕੇ। 
ਜਹ ਤਹ ਉਠਿ ਧਾਵੈ ਚਿਤ ਲਲਚਾਵੈ _ਕਛੁਹੂੰ ਨ ਪਾਵੈ ਬਿਨੁ _ਏਕੇ। ੧0੭। 


ਚੌਬੀਸ ਅਵਤਾਰ ੨੩ 


ਸਮਰਥ _ਲੋਗ _ਨਿੱਤ-ਪ੍ਰਤਿ _ਅਨਰਥ _ਕਰਨਗੇ। _ਧਰਮ _ਚੈਗੇ _ਕਰਮਾਂ ਨੂੰ ਨਾਲ _ਲੈ 
ਕੇ ਭਜ ਜਾਏਗਾ।੯੮। 

ਸ਼ੁਭ _ਆਚਾਰ _ਛਡ ਕੇ ਮਾੜਾ _ਕੰਮ _ਕਰਨਗੇ। _ਸਾਰੀਆਂ ਥਾਂਵਾਂ ਤੇ ਹੋਰ ਹੀ ਕ੍ਰਿਆ 
ਹੋਂ ਜਾਏਗੀ।੯੯। 

ਕਾਮ _ਦੀ ਪ੍ਰੇਰੀ (ਆਪਣੀ ਇਸਤਰੀ _ਨਾਲ) _ਸੋਯੋਗ _ਨਹੀਂ__ਕਰਨਗੇ। _ਪੁੰਤਰੀ _ਨਾਲ 
ਭੋਂਗ ਕਰਨਗੇ _ਜੋ _ ਅਯੋਗ _ਹੈ।੧00। 

ਸਮਾਜ _ ਸਹਿਤ _ਲਾਜ-ਮਰਯਾਦਾ ਨੂੰ _ਛਡ _ਕੇ ਭੱਜ _ਜਾਣਗੇ। _ਧਰਮ _ਘਟ _ ਜਾਏਗਾ 
ਅਤੇ ਅਧਰਮ _ਵਧ ਜਾਏਗਾ।੧0੧। 

ਧਰਮ-ਇਿਸਤਰੀਆਂ ਨੂੰ ਛਡ ਕੇ ਮਾੜੀਆਂ ਇਸਤਰੀਆਂ ਨਾਲ _ਕਾਮ-ਕ੍ਰੀੜਾ 
ਕਰਨਗੇ। _ਭਰਮ _ਵਧ ਜਾਵੇਗਾ ਅਤੇ _ਧਰਮ _ ਭੱਜ _ਜਾਵੇਗਾ।੧0੨। 

ਦੇਸਾਂ _ਬਿਦੇਸਾਂ _ਵਿਚ ਰਾਜੇ ਪਾਪੀ _ਹੋਣਗੇ। _ਕੋਈ ਧਰਮੀ _ (ਵਿਅਕਤੀ) _ ਨਹੀਂ 
ਹੋਏਗਾ। ਬਹੁਤ _ ਅਧਿਕ _ਪਾਪ _ ਹੋਣਗੇ ।੧0੩। 

ਸਾਧੂ ਡਰਦੇ ਮਾਰੇ _ਜਿਥੇ _ਕਿਥੇ _ਉਦਾਸ _ਰਹਿਣਗੇ। _ਪਾਪੀਆਂ _ਦਾ _ਰਾਜ _ ਹੋਵੇਗਾ 
(ਅਤੇ ਉਨ੍ਹਾਂ ਦੇ) _ਘਰਾਂ _ਵਿਚ _ਸਭ _ ਤਰ੍ਹਾਂ _ਦੀ _ ਸਾਜ-ਸਜਾਵਟ _ ਹੋਵੇਗੀ।੧0੪। 


ਦ੍ੋਣ ਪਰਬਤ ਦੇ ਹੇਠੋਂ ਤੋਂ ਲੈ ਕੇ ਧੁਰ ਚੋਟੀ ਤਕ ਸਾਰੇ ਪੁਰਸ਼ ਪਾਪ ਕਰਮ _ਵਿਚ 
ਲੀਨ _ਦਸੇ _ਜਾਣਗੇ। _ਧਰਮ _ਉਠ _ਕੇ ਭਜ ਜਾਵੇਗਾ _ਅਤੇ _ਭਰਮ ਮਾਨੋ _ਬਿਜਲੀ _ਬਣ ਕੇ 
ਚਮਕੇਗਾ। ਜਾਂ ਸ਼ੂਦ੍ਰਾਂ _ਨੇ ਸੂਰਮਿਆਂ ਦੇ ਸਮਾਜ ਸਮੇਤ ਧਰਤੀ ਨੂੰ ਬਲ ਪੂਰਵਕ ਜਿਤ _ਲਿਆ 
ਹੋਵੇਗਾ। ਜਾਂ (ਸਾਰੇ ਰਾਜੇ) ਅਸਤ ਅਤੇ ਛਤਰ _ਛਡ ਕੇ ਭਜ ਗਏ ਹੋਣਗੇ ਅਤੇ ਹੋਰ ਦੀ 
ਹੋਰ ਕ੍ਰਿਆ ਚਲ ਪਈ _ਹੋਵੇਗੀ।੧0੫। 

ਦੇਸ ਦੇਸ ਅਤੇ ਬਦੇਸਾਂ _ਦੇ ਸਾਰੇ _ਰਾਜੇ _ਜਿਥੇ _ਕਿਥੇ _ਪਾਪ _ਕਰਮਾਂ ਵਿਚ ਲਗੇ 
ਹੋਣਗੇ। ਮਨੁੱਖ _ਲਾਜ-ਮਰਯਾਦਾ ਛਡ _ਕੇ ਅਤੇ _ਨਿਰਲਜ ਹੋਕੇ ਫਿਰਦੇ ਹੋਣਗੇ ਅਤੇ ਧਰਮ 
ਦੇ ਸਾਰੇ ਕਰਮ _ਭਜ _ਗਏ ਹੋਣਗੇ। ਜਾਂ ਜਿਥੇ _ਕਿਥੇ ਸਭ ਥਾਂ ਸ਼ੂਦੂ ਮਹਾਰਾਜ _ਦੀ ਪਦਵੀ 
। ਹੋ ਨੂੰ ਛਡ ਕੇ ਅਚੋਰ (ਸਾਧ) ਨੂੰ ਪਕੜ _ਲੈਣਗੇ 


/ਤਭੰਨਾੰ ਛੰਦ 

ਸਾਰਾ ਜਗਤ ਪਾਪੀ ਹੋਵੇਗਾ, ਜਪ ਕਰਨ ਵਾਲਾ ਕੋਈ ਨਹੀ” ਹੋਵੇਗਾ ਅਤੇ ਦੇਸ 
ਦੇਸਾਂਤਰਾਂ ਵਿਚ _ਅਮਰਯਾਦਾ ਦੀ ਸਥਾਪਨਾ ਹੋਵੇਗੀ। ਜਿਥੇ ਕਿਥੇ ਮਤਵਾਲੇ ਹੋਂ ਕੇ ਵਹਿਮੀ 
ਲੋਗ _ਫਿਰਨਗੇ _(ਜੋ)ਰੌਸ਼ਨ ਦਿਮਾਗ ਵਾਲੇ ਨ ਹੋਕੇ ਕ੍ਰੋਧ ਨਾਲ ਫੁਲੇ ਹੋਣਗੇ। ਪਾਪਾਂ ਦੇ ਰਸ 
ਵਿਚ ਲੀਨ, ਮਾੜੀ ਮਤ ਵਿਚ ਮਤਵਾਲੇ ਅਤੇ ਮਾੜੀ ਮਤ ਦੇਣ ਵਾਲੇ ਅਨੇਕਾਂ ਮੱਤ 
ਹੋਣਗੇ। ਜਿਥੇ ਕਿਥੇ ਉਠ ਕੇ ਭਜ ਪੈਣਗੇ, ਚਿੱਤ ਲਾਲਚ _ਦਾ ਭਰਿਆ ਹੋਵੇਗਾ, (ਪਰ) ਇਕ 
(ਪ੍ਰਭੂ) _ਤੋਂ`_ਬਿਨਾ ਹੋਰ ਕੁਝ _ਵੀ ਪ੍ਰਾਪਤ ਨਹੀਂ _ਹੋਵੇਗਾ।੧0੭। 


ਸੀ _ਦਸਮ-ਗ੍ਰੰਥ _ਸਾਹਿਬ 


ਤਜਿ ਹਰਿ ਧਰਮੰ ਗਹਤ ਕੁਕਰਮ ਬਿਨ ਪਭ _ਕਰਮੰ ਸਬ _ਭਰਮੰ। 
ਲਾਗਤ ਨਹੀ ਤਤ੍ਰੰ ਫੁਰਤ ਨ ਮੌਤ੍ਰੰ ਚਲਤ ਨ ਜੈਤ੍ਰੰ ਬਿਨ ਮਰਮੰ। 
ਜਪ ਹੈ ਨ ਦੇਵੀ ਅਲਖ _ਅਭੇਵੀ ਆਦਿ ਅਜੇਵੀ ਪਰਮ ਜੁਧੀ। 
ਕੁਬੁਧਨ ਤਨ ਰਾਚੇ ਕਹਤ ਨ ਸਾਚੇ _ਪ੍ਰਭਹਿ ਨ ਜਾਚੇ ਤਮਕ ਬੁਧੀ। ੧0੮। 


ਹੀਨ ਛੰਦ 
ਅਪੰਡਿਤ ਗੁਣ ਮੰਡਿਤ ਸੁਬੁਧਿਨਿ ਖੰਡਿਤ" ਦੇਖੀਐ। 
ਛਤ੍ਰੀ ਬਰ ਧਰਮ ਛਾਡਿ _ਅਕਰਮ _ਧਰਮ _ਲੇਖੀਐ। 
ਸਤਿ ਰਹਤ ਪਾਪ _ਗ੍ਹਿਤ ਕ੍ਰਧ _ਚਹਤ _ਜਾਨੀਐ। 
ਅਧਰਮ _ਲੀਣ ਅੰਗ _ਛੀਣ_ਕ੍ਰੋਧ ਪੀਣ _ਮਾਨੀਐ। _੧)੯। 
“ਕੁਤੀਅਨ ਰਸ ਚਾਹੀ _ਗੁਣਨ ਨ ਗ੍ਰਾਹੀ ਜਾਨੀਐ। “ 
ਸਤ ਕਰਮ ਛਾਡ ਕੇ ਅਸਤ ਕਰਮ _ਮਾਨੀਐ। 
ਰੂਪ ਰਹਿਤ ਜੂਪ ਗੂਹਿਤ ਪਾਪ ਸਹਿਤ _ਦੇਖੀਐ। 
ਅਕਰਮ _ਲੀਨ _ਧਰਮ _ਛੀਨ _ਨਾਰਿ ਅਧੀਨ _ਪੇਖੀਐ। _੧੧0। 
ਪ/ਧਸ਼ਟਕਾ ਛੱਟਾ 


ਅਤਿ ਪਾਪਨ ਤੇ ਜਗ ਛਾਇ ਰਹਿਓ। ਕਛੁ ਬੁਧਿ ਬਲ ਧਰਮ ਨ ਜਾਤ ਕਹਿਓ। 
ਦਿਸ ਬਦਿਸਨ ਕੇ ਜੀਅ ਦੇਖਿ ਸਬੈ। ਬਹੁ ਪਾਪ ਕਰਮ ਰਤਿ ਹੈ ਸੁ ਅਬੈ। ੧੧੧। 


ਪ੍ਰਿਤਮਾਨ ਨ ਨਰ ਕਹੂੰ ਦੇਖ ਪਰੈ। ਕਛੁ ਬੁਧਿ ਬਲ ਬਚਨ _ਬਿਚਾਰ ਕਰੈ। 
ਨਰ _ਨਾਰਿਨ ਏਕ ਨ ਨੇਕ ਮਤੇ। ਨਿਤ ਅਰਥਾਨਰਥ _ਗਨਿਤ _ਗਤੇ। _੧੧੨। 


ਆਰਹ _ਛੱਟਾ 
ਹਿਤ ਸੰਗ _ਕੁਨਾਰਿਨ ਅਤਿ _ਬਿਭਚਾਰਿਨ ਜਿਨ ਕੇ ਐਸ ਪੁਕਾਰ। 
ਬਡ _ਕੁਲਿ ਜਦਪਿ ਉਪਜੀ ਬਹੁ _ਛਬਿ _ਬਿਗਸੀ ਤਦਿਪ ਪ੍ਰਿਅ ਬਿਭਚਾਰਿ। 
ਚਿਤ੍ਰਤ ਬਹੁ ਚਿਤਰਨ ਕੁਸਮ _ਬਚਿਤੂਨ ਸੁੰਦਰ ਰੂਪ ਅਪਾਰ। 
ਕਿਧੋ ਦੇਵ ਲੋਕ ਤਜਿ _ਸੁਢਰ ਸੁੰਦਰੀ ਉਪਜੀ _ਬ਼ਿਬਿਧ ਪੁਕਾਰ। _੧੧੩। 


ਹਿਤ ਅਤਿ ਦੁਰ ਮਾਨਸ ਕਛੂ ਨ ਜਾਨਸ ਨਰ ਹਰ ਅਰੁ ਬਟ ਪਾਰ। 
ਕਛੁ ਸਾਸਤ ਨ _ਮਾਨਤ _ਸਿਮ੍ਿਤ ਨ ਜਾਨਤ _ਬੋਲਤ _ਕੁਬਿਧਿ ਪੁਕਾਰ। 
ਕੁਸਟਿਤ ਤੇ _ਅੰਗਨ _ਗਲਿਤ _ਕੁਰੰਗਨ ਅਲਪ _ਅਜੋਗਿ _ਅਛਜਿ। 

ਕਿਧੋ ਨਰਕ ਛੋਰਿ ਅਵਤਰੇ ਮਹਾ ਪਸੁ _ਡੋਲਤ ਪ੍ਰਿਥੀ ਨਿਲਜ। _੧੧੪। 


੧. ਖੰਡਿਤ” ਦਾ 'ਮੰਡਿਤ` ਨਾਲ ਕਿਤੇ _ਕਿਤੇ ਸਥਾਨ-ਪਰਿਵਰਤਨ ਹੈ। _੨. 'ਕੁਤ੍ਰੀਅਨ ਅਨ _ਚਾਹੀ ਗੁਨਾਦੁਰਤ ਗ੍ਰਾਹਿਜ 


ਜਾਨੀਐ।” 


ਚੌਬੀਸ ਅਵਤਾਰ ੨੫ 


ਹਰਿ ਦੇ ਧਰਮ ਨੂੰ ਛਡ ਕੇ ਕੁਕਰਮ ਗ੍ਰਹਿਣ ਕਰਨਗੇ, (ਪਰ)ਪ੍ਰਭੂ (ਦੇ ਨਾਮ _ਜੱਪਣ 
ਤੋਂ) ਬਿਨਾ ਹੋਰ ਸਾਰੇ ਕਰਮ _ਭਰਮ _ਹਨ। _ਬਿਨਾ (ਵਾਸਤਵਿਕ _ਈਸ਼ਵਰੀ) ਭੇਦ ਪਾਏ ਦੇ 
ਕੋਈ ਤੰਤਰ ਨਹੀਂ ਲਗੇਗਾ, ਮੌਤ ਨਹੀਂ _ਫੁਰੇਗਾ ਅਤੇ ਕੋਈ ਜੰਤਰ ਨਹੀਂ _ਚਲੇਗਾ। (ਜੋ) ਅਲਖ, 
ਅਭੇਵ, ਆਦਿ ਤੋਂ ਹੀ _ਅਜਿਤ ਪਰਮ ਯੁੱਧ _ਕਰਨਵਾਲੀ ਨੂੰ ਨਹੀਂ _ਜੱਪਣਗੇ, (ਉਹ) 


ਦੇਵੀ 
ਕੁਬੁੱਧੀ ਵਿਚ _ਮਗਨ ਹੋਣਗੇ, _ਸੌਚ ਨਹੀਂ ਕਹਿਣਗੇ ਅਤੇ ਕ੍ਰੋਧੀ ਬੁੱਧੀ ਵਾਲੇ ਪੁਭੂ ਤੋਂ ਨਹੀਂ 


ਹੀਨ ਛੰਦ 


ਵਾਲੇ ਹੋਣਗੇ। (ਉਹ) ਰੂਪ ਤੋਂ ਰਹਿਤ, ਜੂਏ 
ਪ/ਹਸ਼ਟਕਾ ਛੰਦ 

ਅਤਿ _ ਅਧਿਕ _ਪਾਪਾਂ _ਨਾਲ _ਜਗਤ _ ਭਰਿਆ _ਹੋਵੇਗਾ। _ਬੁੱਧ-ਬਲ ਦੇ ਆਧਾਰ _ਤੇ 
ਧਰਮ ਬਾਰੇ _ਕੁਝ ਵੀ ਨਹੀਂ ਕਿਹਾ ਜਾ _ਸਕੇਗਾ। ਦੇਸ ਦੇਸਾਂਤਰਾਂ ਵਿਚ ਵੇਖੀਂਦੇ ਸਾਰੇ ਜੀਵ 
ਹੁਣ ਬਹੁਤ ਪਾਪ _ ਕਰਮਾਂ _ ਵਿਚ _ਲੀਨ _ ਹੋਣਗੇ। _ ੧੧੧। 

(ਕੋਈ) ਆਦਰਸ਼ ('ਪ੍ਰਿਤਮਾਨ”) ਪੁਰਖ _ਕਿਤੇ ਦਿਸ _ਨਹੀਂ ਪਵੇਗਾ (ਜੋ) _ਕੁਝ ਬੁੱਧ 
ਬਲ ਦੇ ਆਧਾਰ _ਤੇ ਵਿਚਾਰ ਪੂਰਵਕ _ਬਚਨ _ਕਰਦਾ ਹੋਵੇਗਾ। ਨਰ ਨਾਰੀ ਦੇ ਇਕ ਨਹੀਂ, 
ਅਨੇਕ _ਮੌਤ _ਹੋਣਗੇ। _ਨਿੱਤ _ਅਰਥ _ ਅਨਰਥ _ਦੀ _ਸੋਚ-ਵਿਚਾਰ _ਖ਼ਤਮ _ਹੋ__ਜਾਵੇਗੀ।੧੧੨। 
ਆਰਹ ਛੰਦ 

ਮਾੜੀਆਂ ਇਸਤਰੀਆਂ _ਨਾਲ _ਬਹੁਤ ਪ੍ਰੇਮ _ਹੋਂਵੇਗਾ, ਜਿਨ੍ਹਾਂ _ਦੇ ਲੱਛਣ _ ਬਹੁਤ 
ਵਿਭਚਾਰਨਾਂ ਵਾਲੇ _ਹੋਣਗੇ। _ਭਾਵੇ' ਉਹ ਵੱਡੀਆਂ ਕੁਲਾਂ _ਵਿਚ ਪੈਦਾ ਹੋਣਗੀਆਂ, (ਪਰ _ਜਦੋਂ) 
ਜਵਾਨੀ _ਦੀ ਪੌੜੀ _ਚੜ੍ਹਨਗੀਆਂ _ਤਦ _ ਵਿਭਚਾਰ _ਵਿਚ _ਰੁਚੀ _ਵਿਖਾਉਣਗੀਆਂ। _ ਚਿਤਰੀਆਂ 
ਹੋਣਗੀਆਂ। ਜਾਂ ਕਿਤੇ _ਦੇਵ ਲੋਕ ਨੂੰ ਤਿਆਗ _ਕੇ ਅਨੇਕ _ਤੜ੍ਹਾਂ ਦੀਆਂ _ਸਡੌਲ _ਸੁੰਦਰੀਆਂ 
ਪੈਦਾ ਹੋਂਣਗੀਆਂ।੧੧੩। 

ਬਹੁਤ ਮਾੜੇ _ਮਨੁੱਖ _ਹਿਤ ਦੀ _ਗੌਲ ਕੁਝ ਨਹੀਂ _ਜਾਣਨਗੇ _ਅਤੇ _ਬਟਮਾਰ ਹੋ 
ਕੇ ਲੋਕਾਂ ਤੋਂ _ਖੋਹਾ ਖੋਹੀ _ਕਰਨਗੇ। ਸ਼ਾਸਤ੍ਹਾਂ ਕੁਝ _ਵੀ ਨਹੀਂ ਮੰਨਣਗੇ, _ਸਿਮ੍ਰਿਤੀਆਂ ਨੂੰ 
ਨਹੀਂ _ਸਮਝਣਗੇ _ ਅਤੇ _ ਭੈੜੇ _ਢੰਗ _ਨਾਲ _ਬੋਲਣਗੇ। _ ਕੋਹੜ _ ਨਾਲ _ ਅੰਗ _ਗਲ _ ਜਾਣਗੇ 
(ਅਤੇ _ ਸੂਰਤੋਂ) _ਬਦਸੂਰਤ, ਛੋਟੇ _ਕਦ _ਵਾਲੇ (ਜਾਂ _ਛੋਟੀ _ਉਮਰ _ਵਾਲੇ), _ਅਯੋਗ _ ਅਤੇ 
ਅਸ਼ੋਭਨੀਕ _ਹੋਣਗੇ। _ਜਾਂ ਨਰਕ ਨੂੰ _ਛਡ _ਕੇ _(ਧਰਤੀ _ਉਤੇ) ਉਤਰ _ਕੇ ਮਹਾਂ ਮੂਰਖਾਂ ਜਾਂ 
ਪਸ਼ੂਆਂ _ਵਾਂਗ _ਨਿਰਲਜ _ਹੋਕੇ _ਧਰਤੀ _ਉਤੇ _ਡੋਲਦੇ _ਫਿਰਨਗੇ।੧੧੪। 


ਨੂ 
ਨੂ 


੨ ੬ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 

ਸੰਕਰ ਬਰਨ ਪੂਜਾ ਭਈ ਇਕ ਬਰਨ ਰਹਾ ਨ ਕੋਇ। 

ਸਕਲ ਸੂਦੂਤਾ ਪ੍ਰਾਪਤਿ ਭੇ ਦਈਵ ਕਰੈ ਸੋ _ਹੋਇ। ੧੧੫। 

ਸੰਕਰ ਬੂਨ ਪਰਜਾ ਭਈ ਧਰਮ ਨ _ਕਤਹੂੰ _ਰਹਾਨ। 

ਪਾਪ ਪੂਚੁਰ ਰਾਜਾ ਭਏ ਭਈ ਧਰਮ ਕੀ ਹਾਨਿ। ੧੧੬। 
ਡਰਨਾ 

ਧਰਮ ਨ_ਕਤਹੂੰ ਰਹਾਨ ਪਾਪ ਪ੍ਰਚੁਰ ਜਗ ਮੋ _ਧਰਾ। 

ਧਰਮ _ਸਬਨ _ਬਿਸਰਾਨ ਪਾਪ ਕੰਠ ਸਬ _ਜਗ__ਕੀਓ। _੧੧੭। 


ਕਲਿਜੁਗ _ਚੜ੍ਯੋ _ਅਸੰਭ ਜਗਤ ਕਵਨ ਬਿਧਿ _ਬਾਚ _ਹੈ। 
ਰੰਗਹੁ ਏਕਹਿ ਰੈਗਿ ਤਬ ਛੁਟਿ ਹੋ ਕਲਿ ਕਾਲ ਤੇ। ੧੧੮। 


ਹੱਸ਼ਾ ਛੱਟਾ 
ਜਹ ਤਹ ਬਢਾ ਪਾਪ ਕਾ _ਕਰਮ। ਜਗ ਤੇ ਘਟਾ ਧਰਮ ਕਾ _ਭਰਮ। ੧੧੯। 
ਪਾਪ ਪੂਚੁਰ ਜਹ ਤਹ ਜਗਿ ਭਇਓ। ਪੰਖਨ ਧਾਰ ਧਰਮ _ਉਡਿ ਗਇਓ। ੧੨0। 


ਨਈ ਨਈ ਹੋਨ ਲਗੀ ਨਿਤ _ਬਾਤ। ਜਹ __ਤਹ _ਬਾਢਿ _ਚਲਿਓ _ਉਤਪਾਤ। _੧੨੧। 
ਸਬ ਜਗਿ ਚਲਤ ਔਰ ਹੀ ਕਰਮ। ਜਹ ਤਹ ਘਟ ਗਇਓ ਧਰਾ ਤੇ ਧਰਮ। ੧੨੨। 


ਆਾਲ਼ਤਾ ਛੰਦ 
ਜਹ ਤਹ _ਦੇਖੀਅਤ। ਤਹ ਤਹ _ਪੇਖੀਅਤ। 
ਸਕਲ _ਕੁਕਰਮੀ। ਕਹੂੰ ਨ __ਧਰਮੀ। _੧੨੩। 


ਜਹ ਤਹ ਗੁਨੀਅਤ। ਤਹ ਤਹ _ਸੁਨੀਅਤ। 
ਸਬ ਜਗ _ਪਾਪੀ। _ਕਹੂੰ ਨ _ਜਾਪੀ। ੧੨੪। 


ਸਕਲ _ਕੁਕਰਮੰ। _ਭਜਿ ਗਇਓ _ਧਰਮੰ। 
ਜਗ ਨ ਸੁਨੀਅਤ। ਹੋਮ ਨ __ਗੁਨੀਅਤ। ੧੨੫। 
ਸਕਲ _ਕੁਕਰਮੀ। ਜਗੁ _ਭਇਓ ਅਧਰਮੀ। 
ਕਹੂੰ ਨ ਪੂਜਾ। ਬਸ _ਰਹ੍ਯੋ ਦੂਜਾ। ੧੨੬। 
ਆੱਤਾ _ਆਲ਼ਤਾ ਛੰਦ 
ਕਹੂੰ ਨ ਪੂਜਾ ਕਹੂੰ ਨ ਅਰਚਾ। ਕਹੂੰ ਨ ਸੂਤਿ ਧੁਨਿ ਸਿੰਮ੍ਰਿਤ ਨ ਚਰਚਾ। 
ਕਹੂੰ ਨ ਹੋਮੰ ਕਹੂੰ ਨ ਦਾਨੰ। ਕਹੂੰ ਨ ਸੰਜਮ ਕਹੂੰ ਨ ਇਸਨਾਨੰ। ੧੨੭। 


ਚੌਬੀਸ ਅਵਤਾਰ 2) 


ਦੰਹਰਾ 

ਸਾਰੀ ਪੂਜਾ _ਵਰਣ-ਸੰਕਰ ਹੋ ਗਈ ਹੈ, ਇਕ ਵਰਣ ਦਾ ਕੋਈ ਵੀ ਨ ਰਿਹਾ ਹੈ। 
ਸਭ (ਵਰਗਾਂ) ਵਿਚ ਸ਼ੂਦੂਤਾ ਪਸਰ ਗਈ ਹੈ, ਉਹੀ ਹੋਏਗਾ ਜੋ ਪ੍ਰਭੂ _ਕਰੇਗਾ।੧੧੫। 
(ਸਾਰੀ) ਪੂਜਾ _ਵਰਣ-ਸੰਕਰ ਹੋ ਗਈ ਹੈ, ਕਿਤੇ ਵੀ (ਵਰਣ) ਧਰਮ ਨਹੀਂ ਰਿਹਾ _ਹੈ। ਰਾਜੇ 
ਪਾਪਾਂ ਨਾਲ ਭਰੇ ਪੂਰੇ ਗਏ ਹਨ ਅਤੇ ਧਰਮ _ਦੀ ਹਾਨੀ ਹੋ ਗਈ ਹੈ।੧੧੬। 
ਨੱਰਠਾ 

ਕਿਤੇ ਵੀ ਧਰਮ ਨਹੀਂ ਰਿਹਾ ਹੈ, ਜਗਤ ਵਿਚ ਧਰਤੀ ਉਤੇ ਅਤਿ ਅਧਿਕ ਪਾਪ 
ਪਸਰ _ਗਿਆ ਹੈ। ਸਭ ਨੇ ਧਰਮ ਨੂੰ ਭੁਲਾ ਦਿੱਤਾ ਹੈ ਅਤੇ ਸਾਰੇ ਜਗਤ ਨੇ ਪਾਪ ਨੂੰ ਗਲੇ 
ਇਕ 


(ਨਾਲ _ ਲਗਾ) _ਲਿਆ _ਹੈ।੧੧੭। 


ਕਰ _ਸਕੌਗੇ।੧੧੮। 
ਹੰਸਾ ਛੰਦ 

ਜਿਥੇ ਕਿਥੇ ਪਾਪ ਦਾ ਕਰਮ _ਬਹੁਤ ਵਧ _ਗਿਆ ਹੈ ਅਤੇ ਜਗਤ ਤੋ ਧਰਮ _ਦਾ 
ਭਰਮ _ (ਅਰਥਾਤ _ਪੁਭਾਵ) _ਘਟ ਗਿਆ _ਹੈ।੧੧੯। ਜਗਤ _ਵਿਚ ਜਿਥੇ _ਕਿਥੇ ਪਾਪ _ਭਰ 
ਗਿਆ ਹੈ ਅਤੇ ਧਰਮ _ਖੰਭ ਲਾ _ਕੇ ਉਡ ਗਿਆ ਹੈ।੧੨0। 

ਨਿੱਤ ਨਵੀਂ _ਨਵੀਂ _ਗੌਲ _ਹੋਣ ਲਗੀ _ਹੈ। ਜਿਥੇ _ਕਿਥੇ _ਉਪਦੂਵ _ਵਧ _ ਚਲਿਆ 
ਹੈ।੧੨੧। ਸਾਰਾ ਜਗਤ ਹੋਰ ਹੀ ਕਰਮ _ਵਿਚ ਚਲ ਰਿਹਾ ਹੈ। ਜਿਥੇ ਕਿਥੇ ਧਰਤੀ ਉਤੇ 
ਧਰਮ _ ਘਟ _ ਗਿਆ _ਹੈ।੧੨੨। 
ਆਾਲਤ? ਛੱਟਾ 

ਜਿਥੇ ਕਿਥੇ ਵੀ ਵੇਖੀਏ, ਉਥੇ _ਉਥੇ _ਹੀ (ਪਾਪ) _ਦਿਖਦਾ ਹੈ। ਸਾਰੇ ਹੀ _ਕੁਕਰਮੀ 
ਹਨ, _ ਕਿਤੇ _ਵੀ _(ਕੋਈ) ਧਰਮੀ _ (ਵਿਅਕਤੀ) _ਨਹੀਂ _ਹੈ।੧੨੩। 

ਜਿਥੇ _ਕਿਥੇ ਵੀ ਵਿਚਾਰਦੇ ਹਾਂ, ਉਥੇ _ਉਥੇ _ਹੀ (ਅਧਰਮ _ਦੀ ਗੱਲ) ਸੁਣਦੇ ਹਾਂ। 
ਸਾਰਾ ਜਗਤ ਪਾਪੀ (ਹੋ ਗਿਆ) ਹੈ ਅਤੇ ਕੋਈ ਵੀ ਜਪ ਕਰਨ _ਵਾਲਾ ਨਹੀਂ ਰਿਹਾ 
ਹੰ।੧੨੪। 

ਸਾਰੇ ਲੋਕ _ਕੁਕਰਮੀ _ਹਨ, ਧਰਮ _ਭਜ _ਗਿਆ ਹੈ। (ਕਿਤੇ ਵੀ ਕੋਈ) ਯੋਗ ਨਹੀਂ 
ਸੁਣੀਂਦਾ, ਹੋਮ _ (ਬਾਰੇ _ਵੀ _ ਕਿਤੇ) ਵਿਚਾਰ _ ਨਹੀਂ __ ਹੁੰਦਾ।੧੨੫। 

ਸਾਰੇ _(ਲੋਕ) ਮਾੜੇ _ਕਰਮਾਂ _ਵਾਲੇ _ਹਨ, (ਸਾਰਾ) ਜਗਤ _ਅਧਰਮੀ _ਹੋ__ਗਿਆ ਹੈ। 
ਕਿਤੇ _ਵੀ ਪੂਜਾ ਨਹੀਂ ਹੁੰਦੀ, (ਸਭ _ਦੇ _ਮਨ ਵਿਚ) ਦ੍ਰੈਤ ਭਾਵ _ਵਸ ਰਿਹਾ ਹੈ।੧੨੬। 
ਆ/ਤ ਆਲ਼ਤਾੀ ਛੰਟਾ 

ਕਿਤੇ ਵੀ ਨ ਪੂਜਾ ਹੁੰਦੀ ਹੈ ਅਤੇ ਨ ਹੀ ਅਰਚਾ ਹੁੰਦੀ ਹੈ। ਕਿਤੇ ਵੀ ਨ ਵੇਦ 
ਦੀ ਧੁਨ ਅਤੇ ਨ ਸਮਿਤੀ ਦੀ ਚਰਚਾ ਹੁੰਦੀ ਹੈ। ਕਿਤੇ ਵੀ ਹੋਮ ਨਹੀਂ ਹੁੰਦਾ, ਨ ਹੀ ਦਾਨ 
ਹੁੰਦਾ ਹੈ। _ਕਿਤੇ ਵੀ ਸੰਜਮ ਨਹੀਂ ਹੈ, ਨ ਹੀ ਇਸ਼ਨਾਨ ਹੁੰਦਾ _ਹੈ।੧੨੭। 


ਸੀ _ਦਸਮ-ਗ੍ਰੰਥ _ਸਾਹਿਬ 


ਕਹੂੰ ਨ ਚਰਚਾ ਕਹੂੰ ਨ ਬੇਦੇ। ਕਹੂੰ ਨਿਵਾਜ ਨ ਕਹੂ ਕਤੇਬੈ। 
ਕਹੂੰ ਨ ਤਸਬੀ ਕਹੂੰ ਨ ਮਾਲਾ। ਕਹੂੰ ਨ ਹੋਮੌ ਕਹੂੰ ਨ ਜ੍ਹਾਲਾ। ੧੨੮। 


ਅਉਰ ਹੀ ਕਰਮੰ ਅਉਰ ਹੀ _ਧਰਮੰ। ਅਉਰ ਹੀ ਭਾਵੇ ਅਉਰ ਹੀ ਮਰਮੰ। 
ਅਉਰ ਹੀ ਰੀਤਾ ਅਉਰ ਹੀ ਚਰਚਾ। ਅਉਰ ਹੀ ਰੀਤ ਅਉਰ ਹੀ ਅਰਚਾ। ੧੨੯। 


ਅਉਰ ਹੀ ਭਾਤੇ ਅਉਰ ਹੀ ਬਸਤੁੰ। ਅਉਰ ਹੀ ਬਾਣੀ ਅਉਰ ਹੀ _ਅਸਤ੍ਰੋ। 
ਅਉਰ ਹੀ ਰੀਤਾ ਅਉਰ ਹੀ _ਭਾਯ। ਅਉਰ ਹੀ ਰਾਜਾ ਅਉਰ ਹੀ ਨ੍ਯਾਯ। _੧੩0। 


%ਭੀਰ ਛੰਦ 
ਅਤਿ ਸਾਧੂ ਅਤਿ _ਰਾਜਾ। _ਕਰਨ ਲਗੇ ਦੁਰ _ਕਾਜਾ। 
ਪਾਪ ਹਿਰਦੇ ਮਹਿ _ਠਾਨਿ। ਕਰਤ ਧਰਮ _ਕੀ _ਹਾਨਿ। ੧੩੧ 
ਅਤਿ _ਕੁਚਾਲ ਅਰੁ _ਕੂਰ। ਅਤਿ ਪਾਪਿਸਟ ਕਠੂਰ। 
ਥਿਰ ਨਹੀ ਰਹਤ _ਪਲਾਧ। _ਕਰਤ ਅਧਰਮ _ਕੀ__ਸਾਧਿ। ੧੩੨। 
ਅਤਿ _ਪਾਪਿਸਟ ਅਜਾਨ। ਕਰਤ ਧਰਮ ਕੀ __ਹਾਨਿ। 
ਮਾਨਤ ਜੋਤ੍ਰ ਨ ਤੰਤੁ। ਜਾਪਤ ਕੋਈ ਨ ਮੌਤ । ੧੩੩। 


ਜਹ ਤਹ ਬਡਾ ਅਧਰਮ। ਧਰਮ ਭਜਾ ਕਰਿ _ਭਰਮ। 
ਨਵ ਨਵ ਕ੍ਰਿਆ ਭਈ। ਦੁਰਮਤਿ ਛ਼ਾਇ ਰਹੀ। _੧੩੪। 


ਕਾਂਡਰਆ ਛੰਦ 
ਨਏ ਨਏ ਮਾਰਗ ਚਲੇ ਜਗ ਮੋ _ਬਢਾ ਅਧਰਮ। 
ਰਾਜਾ ਪੂਜਾ ਸਭੈ ਲਗੇ ਜਹ ਜਹ ਕਰਨ _ਕੁਕਰਮ। 


ਜਹ _ਤਹ ਕਰਨ ਕੁਕਰਮ ਪੂਜਾ ਰਾਜਾ ਨਰ _ਨਾਰੀ। 
ਧਰਮ ਪੰਖ ਕਰ ਉਡਾ ਪਾਪ ਕੀ ਕ੍ਰਿਆ ਬਿਥਾਰੀ। ੧੩੫। 
ਧਰਮ ਲੋਪ ਜਗ ਤੇ ਭਏ ਪਾਪ ਪ੍ਰਗਟ ਬਪੁ _ਕੀਨ। 
ਊਚ _ਨੀਚ ਰਾਜਾ _ਪ੍ਰਜਾ ਕ੍ਰਿਆ ਅਧਰਮ _ਕੀ__ਲੀਨ। 
ਕ੍ਰਿਆ ਪਾਪ ਕੀ ਲੀਨ ਨਾਰਿ ਨਰ ਰੰਕ ਅਰੁ ਰਾਜਾ। 
ਪਾਪ ਪੂਚੁਰ _ਬਪੁ _ਕੀਨ ਧਰਮ ਧਰਿ ਪੰਖਨ _ਭਾਜਾ। ੧੩੬। 


ਚੌਬੀਸ ਅਵਤਾਰ ੨੮ 


ਕਿਤੇ ਵੀ (ਧਰਮ) ਚਰਚਾ ਨਹੀਂ, ਨ ਹੀ ਵੇਦ (ਪਾਠ) ਹੁੰਦਾ ਹੈ। _ਕਿਤੇ ਨਮਾਜ਼ 
(ਪੜ੍ਹੀ) ਨਹੀਂ ਜਾਂਦੀ, ਨਹੀ ਕਤੇਬਾਂ (ਦਾ ਪਾਠ) ਹੁੰਦਾ ਹੈ। _ਕਿਤੇ ਵੀ ਨ (ਕੋਈ) ਤਸਬੀ 
(ਫੇਰਦਾ) ਹੈ ਅਤੇ ਨ ਹੀ ਮਾਲਾ। (ਕਿਤੇ ਵੀ) ਨ ਕੋਈ ਹੋਮ (ਕਰਦਾ) ਹੈ ਅਤੇ ਨ ਹੀ 
ਅਗਨੀ _ (ਦੀ ਪੂਜਾ _ ਕਰਦਾ) _ਹੈ।੧੨੮। 

ਹੋਰ (ਤਰ੍ਹਾਂ ਦੇ) ਹੀ ਕਰਮ ਹਨ ਅਤੇ ਹੋਰ (ਤਰ੍ਹਾਂ ਦੇ) ਧਰਮ _ਹਨ। _ਹੋਰ (ਤਰ੍ਹਾਂ 
ਦੇ) ਭਾਵ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਭੇਦ (ਮਰਮ”) _ਹਨ। ਹੋਰ (ਤਰ੍ਹਾਂ ਦੀਆਂ) ਰੀਤਾਂ 
ਹਨ ਅਤੇ ਹੋਰ (ਤਰ੍ਹਾਂ ਦੀ) ਹੀ ਚਰਚਾ ਹੈ। ਹੋਰ (ਤਰ੍ਹਾਂ ਦੀਆਂ) ਹੀ ਰਸਮਾਂ ਹਨ ਅਤੇ 
ਹੋਰ (ਤਰ੍ਹਾਂ ਦੀ) _ਅਰਚਾ _ਹੈ।੧੨੯। 

ਹੋਰ (ਤਰ੍ਹਾਂ ਦੇ) ਢੰਗ _ਹਨ ਅਤੇ ਹੋਰ (ਤਰ੍ਹਾਂ ਦੇ) ਹੀ ਬਸਤ੍ਰ _ਹਨ। _ਹੋਰ (ਤਰ੍ਹਾਂ 
ਦੀ) ਹੀ ਬਾਣੀ ਹੈ ਅਤੇ ਹੋਰ (ਤਰ੍ਹਾਂ ਦੇ) ਹੀ ਅਸਤ _ਹਨ। _ਹੋਰ (ਤਰ੍ਹਾਂ ਦੀਆਂ) ਹੀ ਰੀਤਾਂ 
ਹਨ ਅਤੇ ਹੋਰ (ਤਰ੍ਹਾਂ ਦੇ) ਭਾਵ _ਹਨ। ਹੋਰ (ਤਰ੍ਹਾਂ ਦੇ) ਰਾਜੇ ਹਨ ਅਤੇ ਹੋਰ (ਤਰ੍ਹਾਂ ਦੇ) 
ਹੀ _ ਨਿਆਂ _ਹਨ।੧੩0। 
%ਭਾੀਰ ਛੰਟਾ 
ਸਾਧੁ _ਅਤੇ ਰਾਜੇ ਅਤਿ ਕਰ ਰਹੇ ਹਨ ਅਤੇ ਮਾੜੇ ਕਰਮ ਕਰਨ _ਲਗ ਗਏ _ਹਨ। 

ਨੂੰ ਧਾਰ _ਲਿਆ ਹੈ ਅਤੇ ਧਰਮ _ਦੀ _ਹਾਨੀ _ਕਰਦੇ _ਹਨ।੧੩੧। 

(ਲੋਕੀਂ) ਅਤਿ ਦੇ ਕੁਚਾਲ ਅਤੇ ਬੇਰਹਿਮ ਹਨ, ਬਹੁਤ ਹੀ ਪਾਪੀ ਅਤੇ ਕਠੋਰ _ਹਨ। 
ਅੱਧਾ _ਪਲ _ਵੀ _ਟਿਕਦੇ ਨਹੀਂ ਹਨ ਅਤੇ ਅਧਰਮ _ਦੀ ਹੀ ਸਾਧਨਾ ਕਰਦੇ _ਹਨ।੧੩੨। 

ਬਹੁਤ ਹੀ _ਵੌਡੇ ਪਾਪੀ ਅਤੇ _ਮੂਰਖ ਹਨ ਅਤੇ ਧਰਮ _ਦੀ ਹਾਨੀ ਕਰਦੇ _ਹਨ। ਜੰਤ੍ਹਾਂ 
ਅਤੇ _ਤੰਤ੍ਰਾਂ _ਨੂੰ ਨਹੀਂ ਮੰਨਦੇ ਹਨ ਅਤੇ _ਕੋਈ ਵੀ ਮੰਤ੍ਰ ਨਹੀਂ __ਜਪਦੇ _ਹਨ।੧੩੩॥। 

ਜਿਥੇ ਕਿਥੇ ਅਧਰਮ ਬਹੁਤ ਵਧ _ਗਿਆ ਹੈ ਅਤੇ ਭਰਮਾਂ ਕਾਰਨ ਧਰਮ ਭਜ ਗਿਆ 
ਹੈ। ਨਵੀਂ ਨਵੀਂ ਕ੍ਰਿਆ ਹੋ ਰਹੀ ਹੈ ਅਤੇ (ਸਭ ਦੇ ਮਨ ਵਿਚ) ਦੁਰਮਤ ਛਾਈ ਹੋਈ 
ਹੰ।੧੩੪। 
ਕਾਂਡਰਆ ਛੰਦ 

ਜਗਤ ਵਿਚ ਨਵੇਂ ਨਵੇਂ ਮਾਰਗ (ਪੰਥ) ਚਲ ਪਏ ਹਨ ਅਤੇ ਅਧਰਮ _ਵਧ 
ਹੈ। _ਰਾਜਾ _ਅਤੇ ਪੂਜਾ _ਸਭ _ ਜਿਥੇ _ਕਿਥੇ _ਕੁਕਰਮ _ਕਰਨ _ਲਗ _ਗਏ _ਹਨ। ਜਿਥੇ 
ਰਾਜਾ ਅਤੇ ਪੂਜਾ, _ਔਰਤਾਂ _ਅਤੇ ਮਰਦ ਕੁਕਰਮ _ਕਰਨ ਲਗ _ਗਏ _ਹਨ। _ਧਰਮ ਖੰਭ 
ਕੇ ਉਡ ਗਿਆ ਹੈ ਅਤੇ ਪਾਪ ਦੀ ਕ੍ਰਿਆ ਪਸਾਰ ਦਿੱਤੀ ਹੈ।੧੩੫। 


ਗਿਆ 
ਕਿਥੇ 
ਲਾ 


ਧਰਮ _ਜਗਤ ਤੋਂ ਲੁਪਤ ਹੋ __ਗਿਆ ਹੈ ਅਤੇ ਪਾਪ ਨੇ ਆਪਣੇ ਆਕਾਰ _('ਬਪੁ”) 
ਨੂੰ ਪੁਗਟ ਕਰ ਦਿੱਤਾ ਹੈ। ਉੱਚੇ ਨੀਵੇਂ _, ਰਾਜਾ _ਅਤੇ ਪੂਜਾ _(ਸਭ) ਅਧਰਮ _ਦੀ ਕ੍ਰਿਆ 
ਵਿਚ _ਲੀਨ ਹੋ ਗਏ _ਹਨ। ਪਾਪ ਦੀ ਕ੍ਰਿਆ ਵਿਚ ਰਾਜਾ ਅਤੇ ਕੰਗਾਲ, ਔਰਤਾਂ ਅਤੇ 
ਮਰਦ (ਸਭ) _ਲੀਨ _ਹੋ__ਗਏ _ਹਨ। _ਪਾਪ ਨੇ (ਆਪਣਾ) ਆਕਾਰ ਬਹੁਤ ਵਧਾ ਲਿਆ ਹੈ 
ਅਤੇ _ਧਰਮ _ਖੰਭ _ਲਾ ਕੇ ਭਜ ਗਿਆ ਹੈ।੧੩੬। 


੩ 0 


੧. 


ਸੀ _ਦਸਮ-ਗ੍ਰੰਥ _ਸਾਹਿਬ 


ਪਾਪਾਕ੍ਰਾਂਤ ਧਰਾ ਭਈ ਪਲ ਨ ਸਕਤਿ _ਠਹਰਾਇ। 

ਕਾਲ ਪੁਰਖ _ਕੋ_ਧਿਆਨ ਧਰਿ ਰੋਵਤ ਭਈ _ਬਨਾਇ। 

ਰੋਵਤ ਭਈ ਬਨਾਇ ਪਾਪ _ਭਾਰਨ ਭਰਿ _ਧਰਣੀ। 

ਮਹਾ ਪੁਰੁਖ ਕੇ ਤੀਰ ਬਹੁਤੁ ਬਿਧਿ ਜਾਤ ਨ _ਬਰਣੀ। ੧੩੭। 
ਸਰਨਾ 

ਕਰ ਕੈ ਪ੍ਰਿਥਮ ਸਮੋਧ ਬਹੁਰ ਬਿਦਾ ਪ੍ਰਿਥਵੀ ਕਰੀ। 

ਮਹਾ _ਪੁਰੁਖ ਬਿਨੁ ਰੋਗ ਭਾਰ ਹਰਣ ਬਸੁਧਾ ਨਿਮਿਤ। ੧੩੮। 


ਕੁੱਡਨਆ ਛੰਟ 
ਦੀਨਨ ਕੀ _ਰਛਾ _ਨਿਮਿਤ ਕਰ ਹੈ ਆਪ ਉਪਾਇ। 
ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਇ। 
ਆਪ ਪ੍ਰਗਟ ਹੈ ਆਇ ਦੀਨ ਰਛਾ ਕੇ ਕਾਰਣ। 
ਅਵਤਾਰੀ ਅਵਤਾਰ _ਧਰਾ ਕੇ _ਪਾਪ _ਉਤਾਰਣ। _੧੩੯। 


ਕਲਿਜੁਗ ਕੇ _ਅੰਤਹ ਸਮੈ _ਸਤਿਜੁਗ ਲਾਗਤ _ਆਦਿ। 
ਦੀਨਨ ਕੀ ਰਛਾ ਲੀਏ ਧਰਿ ਹੈ ਰੂਪ ਅਨਾਦਿ। 
ਧਰ ਹੈ ਰੂਪ _ਅਨਾਦਿ _ਕਲਹਿ _ਕਵਤੁਕ ਕਰਿ _ਭਾਰੀ। 
ਸਤ੍ਰਨ ਕੇ ਨਾਸਾਰਥ ਨਮਿਤ" ਅਵਤਾਰ ਅਵਤਾਰੀ। _੧੪0। 
ਨਵੰਲਾ ਛੱਦ 
ਪਾਪ ਸੈਬੂਹ _ਬਿਨਾਸਨ ਕਉ ਕਲਿਕੀ ਅਵਤਾਰ _ਕਹਾਵਹਿਗੇ। 
ਤੁਰਕਛਿ ਤੁਰੰਗ ਸਪਛ ਬਡੋ __ਕਰਿ _ਕਾਢਿ ਕ੍ਰਿਪਾਨ ਕੰਪਾਵਹਿਗੇ। 
ਨਿਕਸੇ ਜਿਮ _ਕੇਹਰਿ ਪਰਬਤ ਤੇ ਤਸ ਸੋਭ _ਦਿਵਾਲਯ _ਪਾਵਹਿਗੇ। 
ਭਲੁ _ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੪੧। 


ਰੂਪ ਅਨੂਪ ਸਰੂਪ ਮਹਾ ਲਖਿ _ਦੇਵ ਅਦੇਵ _ਲਜਾਵਹਿਗੇ। 

ਅਰਿ ਮਾਰਿ ਸੁਧਾਰ ਕੇ ਟਾਰਿ ਘਣੇ ਬਹੁਰੋ ਕਲਿ ਧਰਮ _ਚਲਾਵਹਿਗੇ। 
ਸਭ ਸਾਧ ਉਬਾਰ ਲਹੈ ਕਰ ਦੈ ਦੁਖ ਆਂਚ ਨ ਲਾਗਨ ਪਾਵਹਿਗੇ। 

ਭਲੁ _ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੪੨। 


ਦਾਨਵ _ਮਾਰਿ ਅਪਾਰ ਬਡੇ _ਰਣਿ ਜੀਤਿ ਨਿਸਾਨ ਬਜਾਵਹਿਗੇ। 
ਖਲ _ਟਾਰਿ ਹਜਾਰ _ਕਰੋਰ ਕਿਤੇ ਕਲਕੀ ਕਲਿ _ਕ੍ਰਿਤਿ ਬਢਾਵਹਿਗੇ। 
ਪ੍ਰਗਟਿ ਹੈ ਜਿਤਹੀ ਤਿਤ ਧਰਮ _ਦਿਸਾ ਲਖਿ ਪਾਪਨ ਪੁੰਜ ਪਰਾਵਹਿਗੇ। 
ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੪੩। 


“'ਸਮਨਿ? 


ਚੌਬੀਸ ਅਵਤਾਰ ੩੧ 


ਧਰਤੀ ਪਾਪਾਂ ਨਾਲ ਦੁਖੀ ਹੋ _ਗਈ ਹੈ ਅਤੇ ਪਲ _ਭਰ ਲਈ ਵੀ ਸਥਿਰ ਨਹੀਂ 
ਹੋਂ _ਰਹੀ। ਕਾਲ ਪੁਰਖ _ਦਾ ਧਿਆਨ ਧਰ ਕੇ ਰੋਣ ਲਗ ਗਈ ਹੈ। ਪਾਪਾਂ ਦੇ ਭਾਰ ਨਾਲ 
ਭਰ _ਕੇ ਧਰਤੀ ਰੋਣ ਲਗ ਗਈ _ਹੈ। ਮਹਾ ਪੁਰਖ ਦੇ ਪਾਸ ਜਾ ਕੇ ਬਹੁਤ ਤਰ੍ਹਾਂ _ਨਾਲ 
(ਪੁਕਾਰ _ਕੀਤੀ _ਹੈ ਜਿਸ _ਦਾ) ਵਰਣਨ _ ਨਹੀਂ ਕੀਤਾ _ਜਾ__ ਸਕਦਾ।੧੩੭। 
ੌਰਠਾ ਛੰਦ 

ਪਹਿਲਾਂ ਧਰਤੀ ਨੂੰ ਸਮਝਾ ਬੁਝਾ ਕੇ, ਫਿਰ ਉਸ ਨੂੰ ਵਿਦਾ ਕਰ ਦਿੱਤਾ ਹੈ। ਮਹਾ 
ਪੁਰਖ _ਧਰਤੀ ਦਾ _ਭਾਰ ਹਰਨ ਅਤੇ ਉਸ ਨੂੰ ਬਿਨਾ ਕਸ਼ਟ (ਰੋਗ) ਕਰਨ ਲਈ (ਅਵਤਾਰ 
ਧਾਰਨ ਕਰਦੇ ਹਨ)।੧੩੮। 
ਕੁਂਡਰਨਆ ਛੰਦਾ 

ਦੁਖੀਆਂ ਮਜ਼ਲੂਮਾਂ ਦੀ ਰਖਿਆ ਕਰਨ ਲਈ (ਪ੍ਰਭੂ) ਆਪ _ਉਪਾ ਕਰਦੇ _ਹਨ। _ਪਰਮ 
ਪਵਿਤ੍ਰ _ਕਾਲ ਪੁਰਖ _ਸਦਾ ਆਪ ਪ੍ਰਗਟ ਆਣ ਹੁੰਦੇ ਹਨ। ਆਪ ਆ ਕੇ ਦੀਨ-ਦੁਖੀਆਂ 
ਦੀ ਰਖਿਆ _ਲਈ ਪ੍ਰਗਟ _ ਹੁੰਦੇ _ਹਨ। _ਧਰਤੀ _ਦਾ _ਭਾਰ _ਉਤਾਰਨ ਲਈ _(ਕਾਲ ਪੁਰਖ) 
ਅਵਤਾਰ ਵਜੋ ਅਵਤਰਿਤ ਹੁੰਦੇ _ਹਨ।੧੩੯। 


ਕਲਿਯੂਗ _ਦੇ _ ਅੰਤ _ਵੇਲੇ _ (ਜਦ) _ਸਤਿਯੂਗ _ਦਾ _ ਆਰੰਭ _ ਹੋਣ _ਲਗੇਗਾ, _ (ਤਦ) 
ਅਨਾਦਿ _ (ਪੁਰਸ਼) _ਦੀਨਾਂ-ਦੁਖੀਆਂ _ਦੀ _ਰਖਿਆ _ਲਈ _ (ਅਵਤਾਰੀ) _ਰੂਪ _ਧਾਰਨ _ ਕਰਨਗੇ। 
ਦੀਨਾਂ ਦੀ ਰਖਿਆ ਲਈ _ਕਲਿਯੁਗ _('ਕਲਹਿ”) ਵਿਚ _ਵੌਡੇ ਕੌਤਕ ਕਰਨਗੇ _ਅਤੇ ਵੈਰੀਆਂ 
ਦੇ ਵਿਨਾਸ਼ ਲਈ _ (ਕਾਲ ਪੁਰਖ) _ ਅਵਤਾਰ _ ਧਾਰਨ _ ਕਰਨਗੇ।੧੪0। 
ਵਯ ਛੱਟਾ 

ਸਾਰਿਆਂ ਪਾਪਾਂ ਨੂੰ ਨਸ਼ਟ ਕਰਨ _ਲਈ (ਕਾਲ ਪੁਰਖ) _ਕਲਕੀ ਅਵਤਾਰ 
ਅਖਵਾਉਣਗੇ। _ਤੁਰਕਿਸਤਾਨ _ਦੇ ਖੰਭਾਂ ਵਾਲੇ ਵੱਡੇ ਘੋੜੇ _(ਉਤੇ ਸਵਾਰ ਹੋਕੇ) ਹੱਥ ਵਿਚ 
ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ। ਜਿਵੇਂ ਪਰਬਤ _ਵਿਚੋਂ_ ਸ਼ੇਰ ਨਿਕਲਦਾ ਹੈ, _ਉਸ ਤਰ੍ਹਾਂ ਉਹ 
ਸੰਦਿਰ ਵਿਚੋਂ _(ਨਿਕਲਦਿਆਂ) ਸ਼ੋਭਾ _ਪਾਣਗੇ। _ਇਸ _ਸੰਭਲ (ਸ਼ਹਿਰ) _ਦਾ ਵੱਡਾ _ਭਾਗ _ਹੈ 
ਕਿ ਪ੍ਰਭੂ _ਜੀ _ਦੇਵਾਲੇ (“ਹਰਿ _ਮੰਦਰਿ') _ਵਿਚ _ ਆਣਗੇ।੧੪੧। 

(ਜਿਨ੍ਹਾਂ ਦਾ) _ਅਨੂਪਮ ਰੂਪ ਹੋਵੇਗਾ, (ਉਨ੍ਹਾਂ ਦੇ) ਮਹਾਨ ਸਰੂਪ ਨੂੰ ਵੇਖ _ਕੇ ਦੇਵਤੇ 
ਅਤੇ ਦੈਂਤ _ਲਜਾ _ਦਾ ਅਨੁਭਵ _ਕਰਨਗੇ। _ਵੈਰੀਆਂ ਨੂੰ ਮਾਰ _ਕੇ (ਧਰਤੀ ਉਤੇ) ਸੁਧਾਰ 
ਕਰਨਗੇ _ਅਤੇ _ਬਹੁਤੇ (ਪਾਪਾਂ ਨੂੰ) ਦੂਰ _ਕਰ ਕੇ ਫਿਰ _ਕਲਿਯੁਗ _ਵਿਚ (ਆਪਣਾ) ਧਰਮ 
ਚਲਾਉਣਗੇ। _(ਆਪਣਾ) ਹੱਥ _ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ _ਉਬਾਰ ਲੈਣਗੇ ਅਤੇ 


(ਉਨ੍ਹਾਂ ਨੂੰ ) ਦੁਖਾਂ ਦਾ ਸੇਕ ਤਕ ਨਹੀਂ ਲਗਣ _ਦੇਣਗੇ। ਇਸ _ਸੰਭਲ (ਨਗਰ) _ਦਾ ਵੱਡਾ 


ਭਾਗ _ਹੈ ਕਿ ਪ੍ਰਭੂ ਜੀ _ਦੇਵਾਲੇ _ਵਿਚ _ ਆਣਗੇ।੧੪੨। 

ਅਣਗਿਣਤ ਵੱਡੇ _ਦੈੱਤਾਂ _(ਪਾਪੀਆਂ) ਨੂੰ ਮਾਰ ਕੇ ਰਣ ਦੀ ਜਿਤ ਦਾ ਨਗਾਰਾ 
ਵਜਾਉਣਗੇ। _ ਹਜ਼ਾਰਾਂ, ਕਰੋੜਾਂ _ਕਿਤਨਿਆਂ _ਹੀ ਨੂੰ ਨਸ਼ਟ _ਕਰ _ਕੇ _ਕਲਕੀ (ਅਵਤਾਰ 
ਆਪਣਾ) ਸੁੰਦਰ ਯਸ਼ _ਵਧਾਉਣਗੇ। _ਜਿਥੇ _ਕਿਥੇ _ਧਰਮ _ਦੀ ਸਥਿਤੀ ਪਸਰ _ਜਾਏਗੀ, ਜਿਸ 
ਨੂੰ ਵੇਖ ਕੇ ਪਾਪਾਂ ਦੇ ਸਮੂਹ ਭਜ _ਜਾਣਗੇ। _ਇਸ _ਸੰਭਲ (ਨਗਰ) _ਦਾ ਵੱਡਾ _ਭਾਗ ਹੈ 
ਕਿ ਪ੍ਰਭੂ ਜੀ _ਦੇਵਾਲੇ _ਵਿਚ _ ਆਣਗੇ।੧੪੩। 


੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਮਹਾ _ਦਿਜ ਦੀਨ ਦਸਾ ਲਖਿ ਦੀਨ ਦਿਆਲ ਰਿਸਾਵਹਿਗੇ। 
ਕਾਢਿ _ਅਭੰਗ _ਨਿਸੈਗ _ਹਠੀ ਰਣ ਰੈਗਿ ਤੁਰੰਗ ਨਚਾਵਹਿਗੇ। 
ਜੀਤਿ ਅਜੀਤ ਅਭੀਤ ਬਡੇ _ਅਵਨੀ ਧੈ ਸਬੈ ਜਸੁ _ਗਾਵਹਿਗੇ। 
ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 


ਕੀ ਵੱ ਕੈ ਗੇ 


ਸੁਰੇਸ ਮਹੇਸ _ਗਨੇਸ ਨਿਸੇਸ ਭਲੇ ਜਸੁ _ਗਾਵਹਿਗੇ। 

ਭੂਤ _ਪਰੇਤ _ਪਿਸਾਚ ਪਰੀ ਜਯ _ਸਦ _ਨਿਨਦ _ਸੁਨਾਵਹਿਗੇ। 
ਨਾਰਦ ਤੁੰਬਰ ਕਿੰਨਰ ਜਛ ਸੁ ਬੀਨ ਪੁਬੀਨ _ਬਜਾਵਹਿਗੇ। 
ਭਾਗ _ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਰਿਗੇ। 


ਤਾਲ _ਮਿਿਦੰਗ _ਮੁਚੰਗ _ਉਪੰਗ ਸੁਰੰਗ ਸੇ ਨਾਦ _ਸੁਨਾਵਹਿਗੇ। 

ਡਫ ਬਾਰ ਤਰੰਗ ਰਬਾਬ ਤੁਰੀ ਰਣਿ ਸੰਖ ਅਸੰਖ ਬਜਾਵਹਿਗੇ। 
ਗਣ ਦੁੰਦਭਿ _ਢੋਲਨ ਘੋਰ _ਘਨੀ ਸੁਨਿ ਸਤੁ ਸਬੈ _ਮੁਰਛਾਵਹਿਗੇ। 
ਭਲੂ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 
ਤੀਰ ਤੁਫੰਗ ਕਮਾਨ ਸੁਰੰਗ ਦੁਰੰਗ ਨਿਖੰਗ _ਸੁਹਾਵਹਿਗੇ। 

ਬਰਛੀ ਅਰੁ _ਬੈਰਖ ਬਾਨ ਧੁਜਾ ਪਟ ਬਾਤ _ਲਗੇ _ਫਹਰਾਵਹਿਗੇ। 
ਗੁਣ ਜੱਛ ਭੁਜੋਗ ਸੁ ਕਿੰਨਰ ਸਿਧੇ ਪ੍ਰਸਿਧ ਸਬੈ ਜਸੁ _ਗਾਵਹਿਗੇ"। 
ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 
ਕਉਚ ਕ੍ਰਿਪਾਨ ਕਟਾਰਿ ਕਮਾਨ ਸੁਰੰਗ ਨਿਖੰਗ _ਛਕਾਵਹਿਗੇ। 
ਬਰਛੀ ਅਰੁ _ਢਾਲ _ਗਦਾ _ਪਰਸੋ ਕਰਿ ਸੂਲ ਤ੍ਰਿਸੂਲ ਭੁਮਾਵਹਿਗੇ। 
ਅਤਿ ਕ੍ਰਧਤ ਹ੍ਹੈ ਰਣ ਮੂਰਧਨ ਮੋ ਸਰ _ਓਘ ਪ੍ਰਓਘ ਚਲਾਵਹਿਗੇ। 
ਭਲੂ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 
ਤੇਜ ਪ੍ਰਚੰਡ ਅਖੰਡ ਮਹਾ _ਛਬਿ _ਦੁਜਨ ਦੇਖਿ ਪਰਾਵਹਿਗੇ। 


ਭੀ & ਜ ਤੋ 


ਜਿਮ ਪਉਨ ਪੁਚੰਡ ਬਹੈ ਪਤੂਆ ਸਬ ਆਪਨ ਹੀ ਉਡਿ ਜਾਵਹਿਗੇ। 


੧੪੪। 


੧੪੫। 


੧੪੬। 


੧੪੭। 


੧੪੮। 


ਬਢਿ ਹੈ ਜਿਤ ਹੀ ਤਿਤ ਧਰਮ ਦਸਾ ਕਹੂੰ ਪਾਪ ਨ ਢੂਢਤ ਪਾਵਹਿਗੇ। 


ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 
ਛੂਟਤ ਬਾਨ _ਕਮਾਨਿਨ ਕੇ ਰਣ ਛਾਡਿ ਭਟਵਾ ਭਹਰਾਵਹਿਗੇ। 
ਗਣ ਬੀਰ _ਬਿਤਾਲ _ਕਰਾਲ ਪ੍ਰਭਾ ਰਣ _ਮੂਰਧਨ ਮਧਿ ਸੁਹਾਵਹਿਗੇ। 


ਗਣ ਸਿਧੋਂ ਪ੍ਰਸਿੱਧ ਸਮਿਰਿੰਧ ਸਨੈ ਕਰ ਉਚਾਇ ਕੈ ਕ੍ਰਿਤ ਸੁਨਾਵਹਿਗੇ। 
ਭਲੂ 


ਲੁ _ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 
ਰੂਪ ਅਨੂਪ ਸਰੂਪ ਮਹਾ ਅੰਗ ਦੇਖਿ ਅਨੰਗ _ਲਜਾਵਹਿਗੇ। 

ਭਵ ਭੂਤ ਭਵਿਖ _ਭਵਾਨ ਸਦਾ ਸਬ _ਠਉਰ ਸਭੈ ਠਹਰਾਵਹਿਗੇ। 
ਭਵ ਭਾਰ ਅਪਾਰ ਨਿਵਾਰਨ ਕੌ _ਕਲਿਕੀ ਅਵਤਾਰ _ਕਹਾਵਹਿਗੇ। 
ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। 


੧੪੯। 


੧੫0। 


੧੫੧। 


ਚੌਬੀਸ ਅਵਤਾਰ ੩੩ 


ਰ੍ 
ਰ੍ 
ਰੰ 
ਰੈ 
ਭੈ 
ਰੂ 


ਵਿਚ ਘੋੜੇ ਨੂੰ _ਨਚਾਉਣਗੇ। _(ਉਹ) ਨ ਜਿਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ 
ਜਿਤਣਗੇ _ਅਤੇ _ਧਰਤੀ ਉਤੇ ਸਭ _ਲੋਗ (ਉਨ੍ਹਾਂ ਦਾ) ਜਸ _ਗਾਣਗੇ। _ਇਸ ਸੰਭਲ (ਸ਼ਹਿਰ) 
ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ _ਆਣਗੇ।੧੪੪। 

ਸ਼ੇਸ਼ਨਾਗ, _ਇੰਦਰ, ਸ਼ਿਵ, ਗਣੇਸ਼ _ਅਤੇ _ਚੰਦੂਮਾ _(ਉਸ ਦੇ) ਚੰਗੀ ਤਰ੍ਹਾਂ ਜਸ ਨੂੰ 
ਗਾਉਣਗੇ। _ਗਣ, ਭੂਤ, ਪ੍ਰੇਤ, ਪਿਸ਼ਾਚ ਅਤੇ ਪਰੀਆਂ ਉੱਚੀ ਧੁਨ ਵਿਚ ਜੈ ਜੈਕਾਰ ਦੇ ਸ਼ਬਦ 
ਸੁਣਾਉਣਗੇ। _ ਨਰ, _ ਨਾਰਦ, _ਤੁੰਬਰ _(ਬੀਨ _ਵਾਦਕ), _ਕਿੰਨਰ _ਅਤੇ _ਯਕਸ਼ _ਬੜੀ _ਪ੍ਰਬੀਨਤਾ 
ਨਾਲ _ਬੀਨ _ਵਜਾਉਣਗੇ। _ਇਸ _ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ 
ਵਿਚ _ਆਣਗੇ।੧੪੫। 

ਛੈਣੇ, ਮ੍ਰਿਦੰਗ, ਮੁਚੰਗ (ਸਾਰੰਗੀ) ਅਤੇ ਉਪੰਗ ਨਾਲ ਅਨੇਕ ਤਰ੍ਹਾਂ ਦੇ ਨਾਦ ਸੁਣਾਉਣਗੇ। 
ਤਫ, ਜਲਤਰੰਗ, ਰਬਾਬ, ਤੁਰੀ ਅਤੇ ਰਣਸਿੰਗੇ ਅਣਗਿਣਤ ਵਜਾਉਣਗੇ। ਬਹੁਤ ਸਾਰੇ 
ਨਗਾਰਿਆਂ, ਢੋਲਾਂ ਆਦਿ ਦੀ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਵੈਰੀ ਮੂਰਛਿਤ ਹੋ ਜਾਣਗੇ। 
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ।੧੪੬। 

ਤੀਰ, ਬੰਦੂਕ, ਕਮਾਨ, ਸੋਹਣੇ ਦੋ ਰੰਗੇ ਭੱਥੇ ਨਾਲ ਸੁਸ਼ੋਭਿਤ ਹੋਣਗੇ। ਬਰਛੀਆਂ ਅਤੇ 
(ਉਨ੍ਹਾਂ ਨਾਲ ਲਗੀਆਂ) ਝੰਡੀਆਂ, ਬਾਨ ਅਤੇ ਧੁਜਾਵਾਂ ਹਵਾ ਦੇ ਲਗਣ ਨਾਲ ਉਡਣਗੀਆਂ। 
ਗਣ, ਯਕਸ਼, ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਦਾ ਗਾਇਨ ਕਰਨਗੇ। 
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ।੧੪੭। 

ਕਵਚ, _ ਕ੍ਰਿਪਾਨ, _ਕਟਾਰ, _ ਕਮਾਨ _ ਅਤੇ _ ਸੁੰਦਰ _ਰੰਗ _ਵਾਲਾ _ਭੱਥਾ _ਸਜਾਉਣਗੇ। 
ਬਰਛੀ, _ਢਾਲ, _ਗਦਾ, ਕੁਹਾੜੀ, ਨੇਜ਼ਾ ਅਤੇ ਤ੍ਰਿਸ਼ੂਲ ਹੱਥ _ਵਿਚ _ਘੁੰਮਾਉਣਗੇ। _ਅਤਿ ਅਧਿਕ 
ਕ੍ਰੋਧਿਤ ਹੋਕੇ _ਰਣ-ਭੂਮੀ ਵਿਚ ਆਹਮੋ ਸਾਹਮਣੇ ਤੀਰਾਂ ਦੇ ਝੁੰਡ _ਚਲਾਉਣਗੇ। _ਇਸ _ਸੰਭਲ 
(ਨਗਰ) _ਦਾ ਵੱਡਾ _ਭਾਗ ਹੈ ਕਿ ਪ੍ਰਭੂ ਜੀ _ਦੇਵਾਲੇ ਵਿਚ _ਆਠਗੇ।੧੪੮। 

ਪ੍ਰਚੰਡ _ਤੇਜ _ਅਤੇ _ਅਖੰਡ _ਮਹਾਨ _ਛਬੀ_ ਨੂੰ ਵੇਖ ਕੇ _ਦੁਰਜਨ ਲੋਕ _ਭਜ _ਜਾਣਗੇ। 
ਜਿਵੇਂ ਤੇਜ਼ ਹਵਾ ਦੇ ਚਲਣ ਨਾਲ _(ਬ੍ਰਿਛਾਂ ਦੇ _ਡਿਗੇ ਹੋਏ) ਪੌਤਰ ਆਪੇ ਹੀ ਉਡ _ਜਾਣਗੇ। 
ਜਿਥੇ _ਕਿਥੇ _ਧਰਮ _ਦੀ ਦਸ਼ਾ ਵਧ ਜਾਵੇਗੀ _ਅਤੇ 
ਇਸ ਸੰਭਲ (ਸ਼ਹਿਰ) ਦਾ ਵੱਡਾ _ਭਾਗ ਹੈ ਕਿ ਪੁਭੂ ਜੀ ਦੇਵਾਲੇ ਵਿਚ _ਆਣਗੇ।੧੪੯। 

ਰਣ ਨੂੰ ਛਡ ਕੇ ਯੋਧੇ ਭਜ ਜਾਣਗੇ। 

ਭਿਆਨਕ _ ਸ਼ਕਲ _ਵਾਲੇ _ਗਣ, _(ਬਵੰਜਾ) _ਬੀਰ _ ਅਤੇ _ਬੈਤਾਲ _ਰਣ-ਭੂਮੀ _ਵਿਚ _ ਆਹਮੋ 
ਸਾਹਮਣੇ ਸ਼ੋਭਾ _ਪਾਣਗੇ। _ਗਣ, ਪ੍ਰਸਿੱਧ ਸਿੱਧ _ਅਤੇ ਸਿੱਧੀਆਂ ਵਿਚ _ਸੰਪੰਨ ਉਚੇ ਹੱਥ _ਚੁਕ 
ਕੇ ਕੀਰਤੀ (ਦੇ _ਬੋਲ) _ਸੁਣਾਉਣਗੇ। _ਇਸ ਸੰਭਲ (ਨਗਰ) _ਦਾ ਵੱਡਾ ਭਾਗ ਹੈ ਕਿ ਪ੍ਰਭੂ 
ਜੀ _ਦੇਵਾਲੇ ਵਿਚ _ਆਣਗੇ।੧੫0। 

(ਜਿਸ ਦੇ) _ਅਨੂਪਮ ਰੂਪ _ਅਤੇ _ਮਹਾਨ _ਸਰੂਪ ਤੇ ਅੰਗਾਂ ਨੂੰ ਵੇਖ _ਕੇ _ਕਾਮਦੇਵ 


('ਅਨੰਗ') ਵੀ _ ਸ਼ਰਮਸਾਰ _ ਹੋਵੇਗਾ। _ ਭੂਤਕਾਲ, `ਭਵਿਖਤ ਕਾਲ _ ਅਤੇ _ ਵਰਤਮਾਨ _ਕਾਲ 
ਵਿਚ ਜਗਤ ਦੇ ਸਾਰੇ ਸਥਾਨਾਂ ਵਿਚ ਸ਼ਾਂਤੀ ਦੀ ਅਵਸਥਾ ਹੋ __ਜਾਵੇਗੀ। ਜਗਤ ਦੇ ਅਪਾਰ 
ਭਾਰ _ਨੂੰ ਉਤਾਰਨ _ਲਈ _ (ਪਰਭੂ ਜੀ) _ਕਲਕੀ _ ਅਵਤਾਰ _ ਅਖਵਾਉਣਗੇ। _ ਇਸ _ ਸੰਭਲ 


(ਨਗਰ) _ਦਾ ਵੱਡਾ _ਭਾਗ ਹੈ ਕਿ ਪ੍ਰਭੂ _ਜੀ _ਦੇਵਾਲੇ _ਵਿਚ _ ਆਣਗੇ। _ ੧੫੧। 


ਸੀ _ਦਸਮ-ਗ੍ਰੰਥ _ਸਾਹਿਬ 


ਭੂਮ ਕੋ ਭਾਰ ਉਤਾਰ ਬਡੇ ਬਡਆਛ _ਬਡੀ ਛਬਿ ਪਾਵਹਿਗੇ। 


ਖਲ _ਟਾਰਿ ਜੁਝਾਰ ਬਰਿਆਰ _ਹਠੀ ਘਨ _ਘੋਖਨ ਜਿਉ _ਘਹਰਾਵਹਿਗੇ। 
ਕਲ ਨਾਰਦ ਭੂਤ _ਪਿਸਾਚ ਪਰੀ _ਜੈਪਤ੍ਹ _ਧਰਤੂ _ਸੁਨਾਵਹਿਗੇ। 

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਰਹਿਗੇ। ੧੫੨। 
ਝਾਰਿ ਕ੍ਰਿਪਾਨ ਜੁਝਾਰ ਬਡੇ ਰਣ ਮਧ ਮਹਾ _ਛਬਿ ਪਾਵਹਿਗੇ। 

ਧਰਿ ਲੁਥ _ਪਲੁਥ _ਬਿਥਾਰ ਘਣੀ ਘਨ ਕੀ ਘਟ ਜਿਉ ਘਹਰਾਵਹਿਗੇ। 
ਚਤੁਰਾਨਨ ਰੁਦੁ _ਚਰਾਚਰ ਜੇ ਜਯ _ਸਦ _ਨਿਨਦ _ਸੁਨਾਵਹਿਗੇ। 

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੫੩। 


ਤਾਰ ਪ੍ਰਮਾਨ ਉਚਾਨ ਧੁਜਾ ਲਖਿ ਦੇਵ ਅਦੇਵ ਤ੍ੁਰਸਾਵਹਿਗੇ। 

ਕਲਗੀ _ਗਜਗਾਹ ਗਦਾ _ਬਰਫੀ _ਗਹਿ _ਪਾਣਿ ਕ੍ਰਿਪਾਨ ਭੁਮਾਵਹਿਗੇ। 
ਜਗ ਪਾਪ _ਸੈਬੂਹ _ਬਿਨਾਸਨ ਕਉ _ਕਲਕੀ ਕਲਿ ਧਰਮ _ਚਲਾਵਹਿਗੇ। 
ਭਲੁ _ਭਾਗ _ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੫੪। 


ਪਾਨਿ ਕ੍ਰਿਪਾਨ ਅਜਾਨੁ _ਭੁਜਾ ਰਣਿ ਰੂਪ ਮਹਾਨ ਦਿਖਾਵਹਿਗੇ। 
ਪ੍ਰਤਿਮਾਨ ਸੁਜਾਨ ਅਪ੍ਰਮਾਨ ਪੂਭਾ ਲਖਿ _ਬਿਓਮ _ਬਿਵਾਨ _ਲਜਾਵਹਿਗੇ। 
ਗਣਿ ਭੂਤ _ਪਿਸਾਚ _ਪਰੇਤ ਪਰੀ ਮਿਲਿ ਜੀਤ ਕੇ _ਗੀਤ _ਗਵਾਵਹਿਗੇ। 
ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੫੫। 


ਬਾਜਤ _ਡੰਕ _ਅਤੰਕ ਸਮੈ ਰਣ ਰੈਗਿ ਤੁਰੰਗ ਨਚਾਵਹਿਗੇ। 

ਕਸਿ _ਬਾਨ ਕਮਾਨ ਗਦਾ ਬਰਛੀ ਕਰਿ ਸੂਲ ਤ੍ਰਿਸੂਲ ਭੂੁਮਾਵਹਿਗੇ। 

ਗਣ ਦੇਵ ਅਦੇਵ _ਪਿਸਾਚ ਪਰੀ ਰਣ ਦੇਖਿ ਸਬੈ _ਰਹਸਾਵਹਿਗੇ। 

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੫੬। 


ਕਾਲਕਾ ਛੰਟ 
ਸਰਸਿਜ ਰੂਪੰ। ਸਬ ਭਟ ਭੂਪੰ। 
ਅਤਿ ਛਬਿ ਸੋਭੰ। ਮੁਨਿ ਗਨ ਲੋਭੰ। ੧੫੭। 


ਕਰ ਅਰਿ ਧਰਮੰ। ਪਰਹਰਿ _ਕਰਮੰ। 
ਘਰਿ ਘਰਿ ਵੀਰੋ। ਪਰਹਰਿ _ਧੀਰੈ। ੧੫੮। 
ਜਲ ਥਲ ਪਾਪੰ। ਹਰ ਹਰਿ ਜਾਪੰ। 
ਜਹ ਤਹ ਦੇਖਾ। ਤਹ ਤਹ ਪੇਖਾ। ੧੫੯। 
ਘਰਿ ਘਰਿ ਪੇਥੈ। ਦਰ ਦਰ ਲੇਥੈ। 
ਕਹੂੰ ਨ ਅਰਚਾ। ਕਹੂੰ ਨ ਚਰਚਾ। _੧੬0। 


ਚੌਬੀਸ ਅਵਤਾਰ ੩੫ 


ਭੂਮੀ ਦੇ ਵੱਡੇ ਭਾਰ ਨੂੰ ਉਤਾਰ ਕੇ ਵੱਡੀਆਂ ਅੱਖਾਂ _ਵਾਲੇ ਵੱਡੀ ਸ਼ੋਭਾ ਪਾਣਗੇ। ਮੂਰਖਾਂ 
ਨੂੰ ਮਾਰ ਕੇ ਅਤੇ _ਹਠੀਲੇ _ਬਲਵਾਨਾਂ ਨੂੰ ਪਛਾੜ _ਕੇ _ਬਦਲਾਂ _ਦੀ ਗਰਜ _ਵਾਂਗ _ਗੱਜਣਗੇ। 
ਕਲ, _ਨਾਰਦ, ਭੂਤ, _ਪਿਸ਼ਾਚ _ਅਤੇ _ਪਰੀਆਂ _ਵਿਜੈ _ਦੇ _ਪੌਤਰ _ਧਰਤੀ _ਉਤੇ _ਸੁਣਾਉਣਗੀਆਂ। 
ਇਸ _ਸੰਭਲ (ਨਗਰ) _ਦਾ _ਵੱਡਾ _ਭਾਗ ਹੈ _ਕਿ ਪ੍ਰਭੂ ਜੀ _ਦੇਵਾਲੇ _ਵਿਚ _ਆਣਗੇ।੧੫੨। 


ਵੌਡੇ ਵੱਡੇ _ਜੁਝਾਰੂਆਂ ਨੂੰ ਕ੍ਰਿਪਾਨ ਨਾਲ ਝਾੜ _ਕੇ _ਯੁੱਧ-ਭੂਮੀ _ਵਿਚ _ਬਹੁਤ _ ਸ਼ੋਭਾ 
ਪਾਣਗੇ। _ਧਰਤੀ _ਉਤੇ _ਬਹੁਤ _ਲੋਥਾਂ _ਉਤੇ _ਲੋਥਾਂ _ਖਿਲਾਰ _ਕੇ _ਬਦਲ _ਦੀ ਘਟਾ ਵਾਂਗ 
ਗੱਜਣਗੇ। _ਬੁਹਮ, ਸ਼ਿਵ _ਅਤੇ _ਜਿਤਨੇ _ਜੜ-ਚੇਤਨ _ਹਨ, (ਉਹ) ਵਿਜੈ ਦਾ ਸਦ ਉੱਚੀ 
ਆਵਾਜ਼ _ਵਿਚ _ਸੁਣਾਉਣਗੇ। _ਇਸ _ਸੰਭਲ _(ਨਗਰ) _ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ 


ਦੇਵਾਲੇ ਵਿਚ ਆਠਗੇ।੧੫੩। 

(ਕਲਕੀ ਦਾ) ਤਾੜ _(ਬ੍ਰਿਛ) ਜਿਤਨਾ ਉੱਚਾ ਝੰਡਾ ਵੇਖ ਕੇ ਦੇਵਤੇ ਅਤੇ ਦੈੱਤ 
ਡਰਨਗੇ। _ਕਲਗੀ, _ਜਿਗਾ _(ਰਾਜਾ ਆਦਿ ਦੇ ਸਿਰ ਦਾ ਇਕ _ਸਜਾਵਟੀ ਭੂਸ਼ਣ), ਗਦਾ ਅਤੇ 
ਬਰਛੀ (ਧਾਰਨ ਕਰ ਕੇ) ਹੱਥ ਵਿਚ ਕ੍ਰਿਪਾਨ ਲੈ ਕੇ ਘੁੰਮਾਉਣਗੇ। ਜਗਤ _ਵਿਚ ਸਾਰੇ ਪਾਪਾਂ 
ਨੂੰ ਨਸ਼ਟ ਕਰਨ _ਲਈ _ਕਲਕੀ (ਅਵਤਾਰ) _ਕਲਿਯੁਗ _ਵਿਚ (ਆਪਣਾ) ਧਰਮ _ਚਲਾਉਣਗੇ। 
ਇਸ ਸੰਭਲ _(ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ _ਦੇਵਾਲੇ ਵਿਚ _ਆਣਗੇ।੧੫੪। 


ਹੱਥ _ਵਿਚ ਕ੍ਰਿਪਾਨ, _ਬਾਂਹਵਾਂ _ਗੋਡਿਆਂ _ਤਕ _ਲੰਬੀਆਂ _(ਹੋਣਗੀਆਂ) ਅਤੇ _ਯੁੱਧ-ਭੂਮੀ 
(ਆਪਣਾ) _ ਸੁੰਦਰ ਰੂਪ _ਵਿਖਾਉਣਗੇ। _(ਉਸ) ਅਦੁੱਤੀ ਸੁਜਾਨ _ਦੀ ਬੇਹਦ _ਪੂਭਾ _ ਨੂੰ 
ਕੇ ਆਕਾਸ਼ ਵਿਚ _ਬਿਮਾਨਾਂ (ਵਿਚ _ਬੈਠੇ ਦੇਵਤੇ) _ਲਜਾਉਣਗੇ। _ਗਣ, _ਭੂਤ, _ਪਿਸ਼ਾਚ, 
ਅਤੇ ਪਰੀਆਂ _ਮਿਲ ਕੇ, ਵਿਜੈ ਦੇ ਗੀਤ _ਗਾਉਣਗੇ। _ਇਸ ਸੰਭਲ (ਨਗਰ) ਦਾ ਵੱਡਾ 
ਹੈ ਕਿ ਪ੍ਰਭੂ ਜੀ _ਦੇਵਾਲੇ _ਵਿਚ _ ਆਣਗੇ।੧੫੫। 
ਅਤੰਕ”) _ਕਾਲ _ਦੇ ਨਗਾਰੇ _ਵਜਣਗੇ _ਅਤੇ _ਰਣ-ਭੂਮੀ _ਵਿਚ _ ਘੋੜੇ _ ਨੂੰ 
ਨਚਾਉਣਗੇ। _ਬਾਣ ਨੂੰ ਕਮਾਨ _ਉਤੇ _ਖਿਚ _ਕੇ _(ਚਲਾਉਣਗੇ) _ਅਤੇ _ਗਦਾ, _ਬਰਛੀ, _ਨੇਜ਼ਾ 
ਹੱਥ ਲੈ ਕੇ ਘੁੰਮਾਉਣਗੇ। _ਗਣ, ਦੇਵਤੇ, ਦੈਂਤ, _ਪਿਸ਼ਾਚ, _ਪਰੀਆਂ 
ਨੂੰ ਕੇ ਪੁਸੰਨ _ਹੋਣਗੇ। ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ 
ਕਿ ਪ੍ਰਭੂ _ਜੀ _ਦੇਵਾਲੇ ਵਿਚ _ਆਣਗੇ।੧੫੬। 
ਕਾਲਕਾ ਛੰਟ 
(ਕਲਕੀ _ਦਾ) ਕੰਵਲ ਦੇ ਫੁਲ ਵਰਗਾ ਰੂਪ _ਹੈ। _ਸਾਰਿਆਂ ਸੂਰਮਿਆਂ _ਦਾ ਰਾਜਾ 
ਹੈ। ਬਹੁਤ ਅਧਿਕ _ਛਬੀ _ਨਾਲ _ਸ਼ੁਭਾਇਮਾਨ ਹੈ। (ਉਸ _ਦੇ ਦਰਸ਼ਨ ਲਈ) _ਮੁਨੀਆਂ ਦੇ 
ਸਮੂਹ _ਲੋਭਾਇਮਾਨ _ ਹਨ।੧੫੭। 


ਨ 


ਵੈਰੀ ਵਾਲਾ _ਧਰਮ _ (ਅਰਥਾਤ _ ਯੁੱਧ) _ਕਰਦੇ _ਹਨ। _ ਕਰਮਾਂ _ਦਾ ਤਿਆਗ _ ਕਰਦੇ 
ਹਨ। _ਘਰ ਘਰ _ਵਿਚ ਯੋਧਿਆਂ ਨੇ _ਧੀਰਜ ਨੂੰ ਤਿਆਗ ਦਿੱਤਾ ਹੈ।੧੫੮। ਜਲ _ਥਲ ਵਿਚ 
ਪਾਪ _ਹੋਏਗਾ, _(ਹਰਿਨਾਮ ਦੇ _) ਜਾਪ ਨੂੰ ਛਡਿਆ ਹੋਵੇਗਾ, ਜਿਥੇ ਕਿਥੇ _ਦੇਖੋਗੇ, ਉਥੇ ਉਥੇ 
(ਇਹੀ ਕੁਝ) _ਦਿਖੇਗਾ।੧੫੯। 

ਘਰ _ਘਰ ਵਿਚ ਵੇਖੋ ਅਤੇ ਦੁਆਰ ਦੁਆਰ ਦਾ ਲੇਖਾ ਰਖੋ, ਪਰ ਕਿਤੇ ਵੀ ਨ 
ਪੂਜਾ _(ਅਰਚਾ) _ ਹੋਵੇਗੀ _ਅਤੇ _ਨ ਹੀ (ਹਰਿ ਨਾਮ ਦੀ) ਚਰਚਾ _ਹੋਵੇਗੀ।੧੬0। 


੩ ੬ 


੧. 


ਸੀ _ਦਸਮ-ਗ੍ਰੰਥ _ਸਾਹਿਬ 


੭ਹਭਾਰ ਛੰਦ 
ਸਬ ਦੇਸ _ਢਾਲ। ਜਹ ਤਹ _ਕੁਚਾਲ। 
ਜਹ ਤਹ _ਅਨਰਥ। _ਨਹੀ ਹੋਤ _ਅਰਥ। _੧੬੧। 
ਸਬ ਦੇਸ _ਰਾਜ। _ਨਿਤਪੂਤਿ ਕੁਕਾਜ। 
ਨਹੀ ਹੋਤ ਨਿਆਇ। ਜਹ ਤਹ ਅਨ੍ਯਾਇ। _੧੬੨। 
ਛਿਤ ਭਈ ਸੁਦੂ। ਕ੍ਰਿਤ ਕਰਤ ਛੁਦ੍ਰ। 
ਤਹ _ਬਿਪ੍ਰ ਏਕ। _ਜਿਹ ਗੁਨ ਅਨੇਕ। _੧੬੩। 
ਪਾਧਰਾੰ ਛੰਦ 
ਨਿਤ ਜਪਤ _ਬਿਪੂ ਦੇਬੀ ਪ੍ਰਚੰਡ। ਜਿਹ _ਕੀਨ ਧੂਮੂ ਲੋਚਨ ਦੁਖੰਡ। 
ਜਿਹ ਕੀਨ ਦੇਵ ਦੇਵਿਸ ਸਹਾਇ। ਜਿਹ ਲੀਨ ਰੁਦੂ ਕਰਿ ਬਚਾਇ। _੧੬੪। 


ਜਿਹ ਹਤੇ ਸੁੰਭ ਨੈਸੁਭ `ਬੀਰ। ਜਿਨ ਜੀਤ ਇੰਦੂ ਕੀਨੋ ਫਕੀਰ। 
ਤਿਨਿ ਗਹੀ ਸਰਨ _ਜਗਮਾਤ _ਜਾਇ। _ਤਿਹਿ ਕੀਅਸ ਚੈਡਿਕਾ ਦੇਵਰਾਇ। _੧੬੫। 


ਤਿਹਿ ਜਪਤ ਰੈਣ ਦਿਨ ਦਿਜ ਉਦਾਰ। _ਜਿਹਿ _ਹਣਿਓ ਰੋਸਿ ਰਣਿ _ਬਾਸਵਾਰ। 
ਗ੍ਰਿਹ ਹੁਤੀ ਤਾਸੁ ਇਸਤ੍ਰੀ ਕੁਚਾਰ। ਤਿਹ _ਗਹਿਓ ਨਾਹ ਦਿਨ ਇਕ _ਨਿਹਾਰਿ। ੧੬੬। 


ਤਾਲ ਭਾਲ ਘੱਤ ਸੋਂ 
ਕਿਹ ਕਾਜ ਮੂੜ ਸੇਵੰਤ ਦੇਵਿ। ਕਿਹ ਹੇਤ ਤਾਸੁ _ਬੁਲਤ ਅਭੇਵਿ। 
ਇਹ ਕਾਰਣ _ਵਾਹਿ ਪਗਿਆਨ _ਪਰੰਤ। _ਕਿਮ _ਜਾਨ ਬੂਝ _ਦੋਜਖਿ _ਗਿਰੰਤ। _੧੬੭। 


ਕਿਹ ਕਾਜ ਮੂਰਖ ਤਿਹ ਜਪਤ _ਜਾਪ। ਨਹੀ ਡਰਤ _ਤਉਨ ਕੋ _ਥਪਤ _ਥਾਪ। 
ਕੈਹੋ ਪੁਕਾਰ ਰਾਜਾ ਸਮੀਪ। ਦੈ ਹੈ ਨਿਕਾਰ ਤੁਹਿ ਬਾਧਿ ਦੀਪ। ੧੬੮। 


ਨਹੀ _ਲਖਾ ਤਾਹਿ ਬੂਹਮਾ _ਕੁਨਾਰਿ। _ਧਰਮਾਰਥ _ਆਨਿ _ਲਿਨੋ _ਵਤਾਰ। 
ਸੂਦੂੰ _ਸਮਸਤ _ਨਾਸਾਰਥ ਹੇਤੁ। _ਕਲਕੀ _ਵਤਾਰ _ਕਰਬੇ _ਸਚੇਤ। _੧੬੯। 


ਹਿਤ ਜਾਨਿ ਤਾਸੁ _ਹਟਕਿਓ ਕੁਨਾਰਿ। ਨਹੀ ਲੋਕ ਤ੍ਰਾਸ _ਬੁਲੇ _ਭਤਾਰ। 
ਤਬ ਕੁੜੀ ਨਾਰਿ ਚਿਤ ਰੋਸ ਠਾਨਿ। ਸੰਭਲ ਨਰੇਸ ਤਨ ਕਹੀ ਆਨਿ। ੧੭0। 


ਪੂਜੰਤ ਦੇਵ ਦੀਨੋ ਦਿਖਾਇ। _ਤਿਹ _ਗਹਾ ਕੋਪ ਕਰਿ ਸੂਦੂ _ਰਾਇ। 
ਗਹਿ ਤਾਹਿ ਅਧਿਕ ਦੀਨੀ ਸਜਾਇ। ਕੈ ਹਨਤ ਤੋਹਿ ਕੈ ਜਪ ਨ ਮਾਇ। ੧੭੧। 


'ਸੂਦੂ ਰਾਜ ਬਾਚ” 


ਚੌਬੀਸ ਅਵਤਾਰ ੩੭ 


੭ਹਭਾਰ ਛੰਦ 

ਸਾਰੇ ਦੇਸਾਂ ਦਾ ਇਹੀ ਚਲਨ ਹੋਵੇਗਾ, ਜਿਥੇ _ਕਿਥੇ _ਕੁਰੀਤਾਂ ਹੋਣਗੀਆਂ। ਜਿਥੇ _ਕਿਥੇ 
ਅਨਰਥ _ (ਹੋਵੇਗਾ) (ਕਿਤੇ _ਵੀ) _ਪੁਰਸ਼ਾਰਥ _ ਨਹੀਂ __ ਹੋਵੇਗਾ।੧੬੧। 

ਸਾਰਿਆਂ ਦੇਸਾਂ ਦੇ ਰਾਜੇ ਨਿੱਤ ਪੁਤਿ ਮਾੜੇ _ਕੰਮ _ਕਰਨਗੇ। _ਨਿਆਂ ਨਹੀਂ ਹੋਵੇਗਾ, 
ਜਿਥੇ _ਕਿਥੇ ਅਨਿਆਂ ਹੋਵੇਗਾ।੧੬੨। 

ਧਰਤੀ _ਸ਼ੂਦੂ (ਰੁਚੀ ਵਾਲੀ) ਹੋ _ਜਾਵੇਗੀ। _ਨੀਵੇਂ ਕਰਮ _ਕਰਨ _ਲਗੇਗੀ। _ਤਦ ਇਕ 
ਬ੍ਰਾਹਮਣ (ਹੋਵੇਗਾ), ਜਿਸ ਵਿਚ ਅਨੇਕ ਗੁਣ _ਹੋਣਗੇ।੧੬੩। 
ਪਾਧਗਾੀੰ ਛੰਦ 
(ਉਹ) ਬ੍ਰਾਹਮਣ ਨਿੱਤ ਪ੍ਰਚੰਡ _ਦੇਵੀ ਦਾ ਜਾਪ _ਕਰਦਾ ਹੋਵੇਗਾ, ਜਿਸ (ਦੇਵੀ) ਨੇ 


ਧੂਮੂਲੋਚਨ ਦੇ ਦੋ ਖੰਡ _ਕੀਤੇ ਸਨ, ਜਿਸ ਨੇ ਦੇਵਤਿਆਂ ਅਤੇ _ਦੇਵਰਾਜ (ਇੰਦਰ) ਦੀ ਮਦਦ 
ਕੀਤੀ ਸੀ, ਜਿਸ ਨੇ ਹੱਥ ਦੇ ਕੇ ਸ਼ਿਵ ਨੂੰ ਬਚਾ ਲਿਆ ਸੀ।੧੬੪। 
ਜਿਸ ਨੇ ਸ਼ੁੰਭ ਅਤੇ ਨਿਸ਼ੁੰਭ (ਨਾਂ ਵਾਲੇ) ਸੁਰਮਿਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ (ਦੈਂਤਾਂ) 


ਨੇ ਇੰਦਰ ਨੂੰ ਜਿਤ ਕੇ ਫ਼ਕੀਰ _ਬਣਾ ਦਿੱਤਾ _ਸੀ। _ਉਸ (ਇੰਦਰ) ਨੇ _ਜਗਮਾਤ (ਦੇਵੀ) 
ਦੀ ਸ਼ਰਨ ਗ੍ਰਹਿਣ ਕੀਤੀ _ਸੀ। _ਉਸ ਨੂੰ ਚੰਡਿਕਾ ਦੇਵੀ ਨੇ (ਫਿਰ) ਦੇਵਤਿਆਂ ਦਾ ਰਾਜਾ 
ਬਣਾ ਦਿੱਤਾ ਸੀ।੧੬੫। 

(ਉਹ) ਉਦਾਰ ਬ੍ਰਾਹਮਣ ਉਸ (ਦੇਵੀ) ਨੂੰ ਦਿਨ ਰਾਤ ਜਪਦਾ ਸੀ। ਜਿਸ ਨੇ ਕ੍ਰੋਧਿਤ 
ਹੋ ਕੇ ਰਣ ਵਿਚ ਇੰਦਰ ਦੇ ਵੈਰੀ ('ਬਾਸਵਾਰ” _- ਮਹਿਖਾਸੁਰ) ਨੂੰ ਮਾਰਿਆ _ਸੀ। ਉਸ 
(ਬ੍ਰਾਹਮਣ) ਦੇ _ਘਰ ਮਾੜੇ ਆਚਾਰ ਵਾਲੀ ਇਸਤਰੀ ਸੀ। ਉਸ ਨੇ ਇਕ ਦਿਨ (ਆਪਣੇ) 
ਪਤੀ ਨੂੰ (ਦੇਵੀ ਦੀ ਪੂਜਾ _ਕਰਦੇ ਹੋਇਆਂ) ਵੇਖ _ਕੇ ਪਕੜ _ਲਿਆ।੧੬੬। 
/ਏਸ਼ਤਗੀਂ ਨੰ ੫ਤੰ ਨੂੰ /ਨੈਹਾ-- 

ਹੇ ਮੂਰਖ! ਤੂੰ ਕਿਸ ਕੰਮ ਲਈ ਦੇਵੀ ਦੀ ਪੂਜਾ ਕਰ ਰਿਹਾ ਹੈਂ। ਉਸ ਨੂੰ ਕਿਸ 
ਵਾਸਤੇ 'ਅਭੇਵਿ” (ਜਿਸ ਦਾ ਭੇਦ ਨ ਪਾਇਆ ਜਾ ਸਕੇ) ਕਹਿੰਦਾ ਹੈਂ। ਕਿਸ ਕਰ ਕੇ (ਤੂੰ) 
ਉਸ ਦੇ ਪੈਰਾਂ ਉਤੇ _ਡਿਗਦਾ ਹੈਂ। ਜਾਣ ਬੁਝ _ਕੇ ਨਰਕ _ਵਿਚ _ਕਿਉਂ ਡਿਗਦਾ ਹੈਂ।੧੬੭। 

ਹੇ ਮੂਰਖ! (ਤੂੰ) ਕਿਸ ਲਈ ਉਸ ਦਾ ਜਾਪ ਜਪਦਾ ਹੈਂ? ਉਸ ਦੀ ਸਥਾਪਨਾ 
ਕਰਦਿਆਂ (ਤੂੰ) ਡਰਦਾ ਨਹੀਂ। (ਮੈਂ) ਰਾਜੇ ਕੋਲ ਜਾ ਕੇ ਪੁਕਾਰ _ਕਰਾਂਗੀ। ਉਹ ਤੈਨੂੰ ਬੰਨ੍ਹ 
ਕੇ ਦੇਸ- ਨਿਕਾਲਾ ਦੇ ਦੇਵੇਗਾ।੧੬੮। 

ਉਸ ਮਾੜੀ _ਇਸਤਰੀ ਨੇ ਬ੍ਰਾਹਮਣ (ਦੀ _ਸ਼ਕਤੀ) ਨੂੰ ਨਹੀਂ _ਸਮਝਿਆ। _ (ਕਾਲ 
ਪੁਰਖ ਨੇ) ਧਰਮ ਦੇ ਪ੍ਰਸਾਰ ਲਈ ਆਣ ਕੇ ਅਵਤਾਰ ਲਿਆ ਹੈ। ਸਾਰੇ ਸ਼ੂਦਰਾਂ ਦੇ ਵਿਨਾਸ਼ 
ਲਈ _ ਅਤੇ _(ਲੋਕਾਂ ਨੂੰ) _ਸਚੇਤ _ਕਰਨ _ਲਈ _ਕਲਕੀ _ ਅਵਤਾਰ _ਲਿਆ _ਹੈ।੧੬੯। 


ਉਸ ਦਾ ਹਿਤ ਜਾਣ ਕੇ (ਬ੍ਰਾਹਮਣ ਨੇ) ਮਾੜੀ ਇਸਤਰੀ ਨੂੰ ਰੋਕਿਆ। ਪਰ ਲੋਕ 
ਡਰ ਤੋਂ ਪਤੀ ਬੋਲਿਆ ਨਹੀਂ। ਤਦ ਉਹ ਚਿਤ ਵਿਚ ਕ੍ਰੋਧ ਕਰ ਕੇ ਕੁੜ੍ਹਨ ਲਗੀ _ਅਤੇ 
(ਅੰਤ ਵਿਚ ਉਸ ਨੇ) ਸੰਭਲ ਦੇ ਰਾਜੇ ਤਕ ਆ ਕੇ (ਸਾਰੀ ਗੱਲ) ਕਹਿ ਦਿੱਤੀ।੧੭0। 


(ਪਤੀ ਦੁਆਰਾ) ਦੇਵੀ ਨੂੰ _ਪੂਜਦਿਆਂ (ਰਾਜੇ ਨੂੰ) ਵਿਖਾ _ਦਿੱਤਾ। (ਤਦ) ਸ਼ੂਦੂ ਰਾਜੇ 
ਨੇ ਕ੍ਰੋਧ ਕਰ ਕੇ ਉਸ ਨੂੰ ਪਕੜ ਲਿਆ। ਉਸ ਨੂੰ ਪਕੜ ਕੇ ਬਹੁਤ ਸਜ਼ਾ ਦਿੱਤੀ (ਅਤੇ 


ਕਿਹਾ) ਜਾਂ ਤਾਂ ਤੈਨੂੰ _ਮਾਰ ਦਿਆਂਗਾ ਜਾਂ ਦੇਵੀ ਦੀ ਪੂਜਾ _ਨ__ਕਰ।੧੭੧। 


੧. 


ਸੀ _ਦਸਮ-ਗ੍ਰੰਥ _ਸਾਹਿਬ 


ਰਾਜਾ ਨੁਦੂ ਛਾਲ” 
ਨਹੀ ਹਨਤ ਤੋਹ ਦਿਜ ਕਹੀ ਆਜ। ਨਹੀ ਬੋਰ ਬਾਰ ਮੋ _ ਪੂਜ _ਸਾਜ। 
ਕੈ ਤਜਹੁ ਸੇਵ ਦੇਵੀ ਪੁਚੰਡ। ਨਹੀ ਕਰਤ ਆਜ ਤੋਂ ਕੋ ਦੁਖੰਡ। ੧੭੨। 


/ਠੈ੧ ਭਾਲ ਰਾਜਾ ਮੰ ” 
ਕੀਜੈ ਦੁਖੰਡ ਨਹਿ ਤਜੋ ਸੇਵ। ਸੁਨਿ ਲੇਹੁ ਸਾਚ ਤੁਹਿ ਕਹੋਂ ਦੇਵ। 
ਕਿਉ ਨ ਹੋਹਿ ਟੂਕ ਤਨ ਕੇ ਹਜਾਰ। ਨਹੀ ਤਜੋ ਪਾਇ ਦੇਵੀ ਉਦਾਰ। ੧੭੩। 


ਸੁਨ ਭਯੋ ਬੈਨ ਸੂਦਰ ਸੁ ਕੂੁਧ। ਜਣ ਜੁਟ੍ਯੋ ਆਣਿ ਮਕਰਾਛ ਜੁਧ। 
ਦੋਊ ਦ੍ਰਿਗ ਸਕੂਧ ਸ੍ਰੋਣਤ _ਚੁਚਾਨ। ਜਨ _ਕਾਲ ਤਾਹਿ ਦੀਨੀ _ਨਿਸਾਨ। _੧੭੪। 


ਅਤਿ ਗਰਬ ਮੂੜ ਭ੍ਰਿਤਨ ਬੁਲਾਇ। _ਉਚਰੇ ਬੈਨ ਇਹ _ਹਣੋ _ਜਾਇ। 
ਲੈ ਗਏ ਤਾਸੁ ਦ੍ਰੋਹੀ ਦੁਰੰਤ। ਜਹ ਸੰਭੂ ਸੁਭ _ਦੇਵਲ ਸੁਭੰਤ। ੧੭੫। 


ਤਿਹ _ਬਾਧ ਆਖ ਮੁਸਕੈ ਚੜਾਇ। ਕਰਿ ਲੀਨ ਕਾਢਿ ਅਸਿ ਕੋ ਨਚਾਇ। 
ਜਬ ਲਗੇ _ਦੇਨ ਤਿਹ ਤੇਗ _ਤਾਨ। ਤਬ _ਕੀਓ ਕਾਲ ਕੋ _ਬਿਪੂ ਧਿਆਨ। ੧੭੬। 


ਜਬ ਕੀਯੋ ਚਿਤ ਮੋ ਬਿਪ੍ਰ ਧਿਆਨ। ਤਿਹ ਦੀਨ ਦਰਸ ਤਬ ਕਾਲ ਆਨਿ। 
ਨਹੀ ਕਰੋਂ ਚਿੰਤ ਚਿਤ ਮਾਝਿ ਏਕ। ਤਵ ਹੇਤੁ ਸਤ੍ਹ ਹਨਿ ਹੈ ਅਨੇਕ। ੧੭੭। 


ਤਬ ਪਰੀ _ਸੂਕ _ਭੋਹਰ _ਮਝਾਰ। _ਉਪਜਿਓ ਆਨਿ _ਕਲਕੀ _ਵਤਾਰ। 
ਤਾੜ ਪੁਮਾਨੁ ਕਰਿ ਅਸਿ _ਉਤੈਗ। _ਤੁਰਕਛ _ਸੁਵਛ ਤਾਜੀ _ਸੁਰੰਗ। _੧੭੮। 


/ਨਰਥੰਡੀ ਛੰਦ 


ਵਜੇ ਨਾਦ ਸੁਰੰਗੀ ਧਗਾ _ਘੋਰੀਆ। _ਨਚੇ ਜਾਣ _ਫਿਰੰਗੀ ਵਜੇ ਘੁੰਘਰੂ। 
ਗਦਾ ਤ੍ਰਿਸੂਲ ਨਿਖੰਗੀ ਝੂਲਨ _ਬੈਰਖਾ। ਸਾਵਨ _ਜਾਣ _ਉਮੰਗੀ ਘਟਾ _ਡਰਾਵਣੀ। _੧੭੯। 


ਬਾਣੇ ਅੰਗ ਭੁਜੰਗੀ ਸਾਵਲ ਸੋਹਣੇ। ਤ੍ਰੈ ਸੈ ਹਥ _ਉਤੰਗੀ ਖੰਡਾ ਧੂਹਿਆ। 
ਤਾਜੀ ਭਉਰ _ਪਿਲੰਗੀ ਛਾਲਾ ਪਾਈਆ। _ਭੰਗੀ ਜਾਣ _ਭਿੜੰਗੀ ਨਚੇ _ਦਾਇਰੀ। _੧੮0। 


ਬਜੇ ਨਾਦ ਸੁਰੰਗੀ ਅਣੀਆ ਜੁਟੀਆ। ਧੈਰੇ ਧਾਰ ਪਵੰਗੀ ਫਉਜਾ ਚੀਰ ਕੈ। 
ਉਠੈ _ਛੈਲ _ਛਲੰਗੀ ਛਾਲਾ _ਪਾਈਆ। _ਝਾੜਿ _ਝੜਾਕ _ਝੜੰਗੀ _ਤੇਗਾ ਵਜੀਆ। _੧੮੧। 


“ਦਿਜ ਬਾਚ? 


ਚੌਬੀਸ ਅਵਤਾਰ ੩੮੯ 


ਰੁਦ _ਨਾਨੇ ਨੇ /ਨਹਾ-- 

ਹੇ ਬ੍ਰਾਹਮਣ! _ਨਹੀਂ__ਤਾਂ ਅਜ ਤੈਨੂੰ ਮਾਰ _ਦਿਆੰਗਾ, _ਨਹੀਂ_ਤਾਂ ਤੈਨੂੰ ਪੂਜਾ _ਦੀ 
ਸਾਮਗ੍ਰੀ _ਸਮੇਤ ਸਮੁੰਦਰ ਵਿਚ ਡੋਬ _ਦਿਆਂਗਾ। _ਜਾਂ ਤਾਂ ਪੁਚੰਡ _ਦੇਵੀ _ਦੀ ਸੇਵਾ _ਕਰਨੀ 
ਛਡ ਦੇ, ਨਹੀਂ ਤਾਂ ਅਜ ਤੇਰੇ ਦੋ ਟੋਟੇ ਕਰ _ਦਿਆਂਗਾ।੧੭੨। 
ਠਾਹਮਣ ਨੇ ਰਾਲੇ ਨੂੰ /ਨਹਾ-- 

(ਤੂੰ ਬਿਨਾ ਝਿਝਕ ਮੇਰੇ) ਦੋ ਟੋਟੇ ਕਰ ਦੇ, (ਪਰ ਮੈਂ ਦੇਵੀ ਦੀ) ਸੇਵਾ ਨਹੀਂ _ਛਡਾਂਗਾ। 
ਹੇ ਰਾਜਨ! ਸੁਣ ਲੌ, (ਮੈਂ) ਤੁਹਾਨੂੰ ਸਚ ਕਹਿੰਦਾ ਹਾਂ। (ਮੇਰੇ) ਤਨ ਦੇ ਕਿਉਂ ਨ ਹਜ਼ਾਰ ਟੁਕੜੇ 
ਹੋ ਜਾਣ। (ਫਿਰ ਵੀ ਮੈਂ) ਮਹਾਨ ਦੇਵੀ ਦੇ ਚਰਨਾਂ ਨੂੰ ਨਹੀਂ _ਛਡਾਂਗਾ।੧੭੩। 

(ਇਹ) ਬੋਲ ਸੁਣ ਕੇ ਸ਼ੂਦੂ (ਰਾਜਾ) ਕ੍ਰੋਧਿਤ ਹੋ ਗਿਆ ਮਾਨੋ ਮਕਰਾਛ (ਦੈਂਤ) ਆ 
ਕੇ ਯੁੱਧ ਵਿਚ ਜੁਟ ਗਿਆ ਹੋਵੇ। (ਉਸ ਦੀਆਂ) ਦੋਹਾਂ ਅੱਖਾਂ ਤੋਂ ਕ੍ਰੋਧ ਕਰ ਕੇ ਲਹੂ ਚੋਂਦਾ ਸੀ, 
ਮਾਨੋ ਉਸ ਦੀ ਮ੍ਰਿਤੂ (ਕਾਲ) ਨੇ ਨਗਾਰਾ _ਵਜਾ ਦਿੱਤਾ ਹੋਵੇ।੧੭੪। 

ਮੂਰਖ (ਰਾਜੇ) ਨੇ ਸੇਵਕਾਂ ਨੂੰ ਬੁਲਾ ਕੇ ਬਹੁਤ ਹੰਕਾਰ ਨਾਲ ਬੋਲ ਉਚਾਰੇ ਕਿ ਇਸ 
ਨੂੰ (ਲੈ) ਜਾ ਕੇ ਮਾਰ ਦਿਓ। ਉਹ ਭਿਆਨਕ ਧ੍ਰੋਹੀ ਜਲਾਦ (ਉਸ ਨੂੰ ) ਉਥੇ ਲੈ ਗਏ ਜਿਥੇ 
ਸੰਭਲ _('ਸੰਭੂ”) ਦਾ _ਦੇਵਾਲਾ ਸੁਸ਼ੋਭਿਤ _ਸੀ।੧੭੫। 

ਉਸ ਦੀਆਂ ਅੱਖਾਂ (ਉਤੇ _ਪਟੀ) ਬੰਨ੍ਹ ਦਿੱਤੀ ਅਤੇ _ਮੁਸ਼ਕਾਂ ਕਸ _ਦਿੱਤੀਆਂ। (ਫਿਰ) 
ਹੱਥ _ਨਾਲ ਤਲਵਾਰ ਖਿਚ ਕੇ ਹੱਥ ਨਾਲ ਘੁਮਾਈ। ਜਦ ਤੇਗ ਦਾ ਵਾਰ ਕਰਨ ਲਗੇ, ਤਦ 
ਬ੍ਰਾਹਮਣ ਨੇ _ਕਾਲ-ਪੁਰਖ _ਦਾ ਧਿਆਨ _ਕੀਤਾ।੧੭੬। 

ਜਦ ਬ੍ਰਾਹਮਣ ਨੇ ਚਿਤ ਵਿਚ (ਕਾਲ ਪੁਰਖ ਦਾ) ਧਿਆਨ ਕੀਤਾ ਤਦ ਕਾਲ ਪੁਰਖ 
ਨੇ ਆ ਕੇ ਉਸ ਨੂੰ ਦਰਸ਼ਨ ਦਿੱਤਾ। (ਅਤੇ ਕਿਹਾ ਕਿ ਹੇ ਬ੍ਰਾਹਮਣ!) ਮਨ ਵਿਚ ਇਕ ਵੀ 
ਚਿੰਤਾ ਨ ਕਰ, ਤੇਰੀ (ਰਖਿਆ) ਲਈ ਅਨੇਕਾਂ _ਵੈਰੀ ਮਾਰ _ਦਿਆਂਗਾ।੧੭੭। 

ਤਦ (ਦੇਵਾਲੇ ਦੇ) ਭੋਰੇ ਵਿਚੋਂ ਇਕ ਧੁਨੀ (ਸੁਣਾਈ) ਪਈ ਅਤੇ _ਕਲਕੀ ਅਵਤਾਰ 
ਪ੍ਰਗਟ ਹੋ _ਗਿਆ। _(ਉਸ ਦੇ) ਹੱਥ ਵਿਚ _ਤਾੜ _(ਬ੍ਰਿਛ) _ਜਿਤਨੀ ਉੱਚੀ _ਤਲਵਾਰ _ਸੀ। 
ਉਸ _ਦੇ ਹੇਠਾਂ _ਤੁਰਕਿਸਤਾਨ _ਦਾ _ ਸੁੰਦਰ ਅਤੇ _ ਪਿਆਰਾ _ਘੋੜਾ _ਸੀ।੧੭੮। 

/ਨਰਥੰਡਾ ਛੰਦ 

ਸੁੰਦਰ _ਰੰਗ ਵਾਲੇ _ਨਾਦ ਵਜੇ ਅਤੇ _ਨਗਾਰਿਆਂ ਨੇ ਗੂੰਜ _ਕੀਤੀ, ਮਾਨੋ ਯੁੱਧ _ਵਿਚ 
ਫਿਰੰਗੀ ਨਚੇ _ਹੋਣ ਅਤੇ ਘੁੰਘਰੂ _ਵਜੇ _ਹੋਣ। ਗਦਾ, ਤ੍ਰਿਸ਼ੂਲ, ਭੱਥੇ ਅਤੇ _ਬਰਛਿਆਂ ਦੇ ਝੰਡੇ 
ਝੁਲਣ _ਲਗੇ। _(ਇੰਜ ਪ੍ਰਤੀਤ _ ਹੁੰਦਾ _ਸੀ) ਮਾਨੋ _ਸਾਵਣ _ਦੀਆਂ _ਡਰਾਉਣੀਆਂ _ਘਟਾਵਾਂ ਚੜ੍ਹ 
ਆਈਆਂ ਹੋਣ।੧੭੯। 

ਸ਼ਰੀਰ ਉਤੇ ਕਾਲੇ ਸੱਪਾਂ ਵਰਗੇ ਬਾਣੇ ਧਾਰਨ ਕੀਤੇ ਹੋਏ ਹਨ। (ਕਲਕੀ ਨੇ) ਤਿੰਨ ਸੌ 
ਹੱਥ ਉੱਚਾ ਖੰਡਾ ਧੂਹਿਆ ਹੋਇਆ ਹੈ। ਘੋੜਾ (ਇੰਜ) ਫਿਰਦਾ ਹੈ ਮਾਨੋ ਸ਼ੇਰ ਨੇ ਛਾਲਾਂ ਮਾਰੀਆਂ 
ਹੌਣ। ਜਾਂ ਮਾਨੋ ਭੰਗਾਂ ਪੀਣ ਵਾਲੇ ਯੋਧੇ ਗੋਲ ਦਾਇਰੇ ਵਿਚ ਨਾਚ ਕਰ ਰਹੇ ਹੋਣ।੧੮0। 

ਸੋਹਣੇ _ਨਗਾਰੇ _ਵਜੇ _ਹਨ _ ਅਤੇ _ਫੌਜ ਦੀਆਂ _ਮੂਹਰਲੀਆਂ ਕਤਾਰਾਂ _ (ਅਣੀਆੰ”) 
(ਆਪਸ _ਵਿਚ) ਜੁਟ ਗਈਆਂ _ਹਨ। ਘੋੜ ਚੜ੍ਹੇ ਯੋਧੇ _('ਪਵੰਗੀ”) ਫੌਜਾਂ ਨੂੰ ਚੀਰ ਕੇ _ (ਯੁੱਧ 
ਰੂਪ ਨਦੀ ਦੀ) _ਧਾਰਾ ਤੋਂ ਪਾਰ ਹੋ __ਗਏ _ਹਨ। _ਸੋਹਣੀਆਂ ਛਾਲਾਂ _ਮਾਰਨ _ਵਾਲੇ _ਯੋਧਿਆਂ 
ਨੇ ਉਠ ਕੇ ਛਾਲਾਂ ਮਾਰੀਆਂ _ਹਨ। ਸ਼ਰੀਰ ਦੇ ਅੰਗਾਂ ਨੂੰ ਝਾੜ _ਸੁਟਣ ਵਾਲੀਆਂ _('ਝੜੌਗੀ”) 


ਤਲਵਾਰਾਂ _ਝੜਾਕ _ਕਰ ਕੇ _ਵਜਦੀਆਂ _ਹਨ।੧੮੧। 


ਸੀ _ਦਸਮ-ਗ੍ਰੰਥ _ਸਾਹਿਬ 


ਭਨਾਨਕਾ ਛੱਦਾ 
ਜੁ ਦੇਖ ਦੇਖ ਕੈ ਸਥੈ। ਸੁ ਭਾਜਿ ਭਾਜਿ ਗੇ ਤਬੇ। 
ਕਹਿਓ ਸੁ ਸੋਭ ਸੋਭ ਹੀ । ਬਿਲੋਕਿ ਲੋਕ ਲੋਭ ਹੀ। ੧੮੨। 
ਪੁਚੰਡ ਰੂਪ _ਰਾਜਈ। _ਬਿਲੋਕਿ ਭਾਨ ਲਾਜਈ। 
ਸੁ ਚੰਡ ਤੇਜ ਇਉ ਲਸੈ। ਪ੍ਰਚੰਡ ਜੋਤਿ ਕੋ ਹਸੈ। ੧੮੩। 


ਸੁ ਕੋਪਿ ਕੋਪ ਕੈ ਹਠੀ। ਚਪੈ ਚਿਰਾਇ ਜਿਉ ਭਠੀ। 

ਪੁਚੰਡ ਮੰਡਲੀ ਲਸੈ। ਕਿ ਮਾਰਤੰਡ ਕੋ _ਹਸੈ। ੧੮੪। 

ਕੋਪ ਓਪ ਦੈ ਬਲੀ। ਕਿ ਰਾਜ ਮੰਡਲੀ ਚਲੀ। 

ਸੁ ਅਸਤ ਸਸਤੁ ਪਾਨਿ ਲੈ। _ਬਿਸੇਖ ਬੀਰ ਮਾਨ ਕੈ। ੧੮੫। 
ਤੌਮਰ ਛੰਦ 

ਭਟ ਸਸਤ੍ਰ ਅਸਤ _ਨਚਾਇ। _ਚਿਤ ਕੋਪ ਓਪ _ਬਢਾਇ। 

ਤੁਰਿਕਛ _ਅਛ ਤੁਰੰਗ। ਰਣ _ਰੈਗਿ ਚਾਰ _ਉਤੰਗ। _੧੮੬। 


੦੩ 


ਕਰਿ ਕ੍ਰੋਧ ਪੀਸਤ _ਦਾਤ। ਕਹਿ ਆਪੁ ਆਪਨ _ਬਾਤ। 
ਭਟ ਭੈਰਹਵ ਹੈ ਧੀਰ। ਕਰਿ ਕੋਪ ਛਾਡਤ ਤੀਰ। ੧੮੭। 


ਕਰ ਕੋਪ ਕਲਿ _ਅਵਤਾਰ। ਗਹਿ _ਪਾਨਿ _ਅਜਾਨ _ਕੁਠਾਰ। 
ਤਨਕੇਕ ਕੀਨ ਪੁਹਾਰ। ਭਟ ਜੂਝ ਗਯੋ _ਸੈ _ਚਾਰ। ੧੮੮। 


ਭੜਲੂਆ ਛੰਦ 
ਢਢਕੰਤ ਢੋਲੰ। ਬਬਕੰਤ ਬੋਲੰ। 
ਉਛਕੰਤ ਤਾਜੀ। _ਗਜਕੰਤ _ਗਾਜੀ। ੧੮੯। 
ਛੁਟਕੰਤ ਤੀਰੰ। ਬਬਕੰਤ _ਬੀਰੈ। 
ਢਲਕੰਤ ਢਾਲੰ। ਉਠਕੰਤ ਤਾਲੰ। ੧੯0। 
ਖਿਮਕੰਤ _ਖਗੇ। _ਧਧਕੰਤ ਧਗੇ। 
ਛੁਟਕੰਤ ਨਾਲੰ। _ਉਠਕੈਤ ਜ੍ਰਾਲੰ। ੧੯੧। 
ਬਹਤੰਤ ਘਾਯੋ। ਝਲਕੰਤ ਚਾਯੈ। 
ਡਿਗਤੰਤ ਬੀਰੈ। ਭਿਗਤੰਤ _ਭੀਰੈ। _੧੯੨। 
ਟੁਟੰਤੰਤ ਖੋਲੋ। ਢਮੰਕੰਤ ਢੋਲੈ। 
ਟਟੰਕੰਤ ਤਾਲੰ। ਨਚੋਤੰਤ ਬਾਲੌ। ੧੯੩। 
ਗਿਰੰਤੰਤ ਅੰਗੰ। _ਕਟੰਤੰਤ ਜੰਗੰ। 
ਚਲੰਤੰਤ ਤੀਰੰ। ਭਟੰਕੰਤ ਭੀਰੰ। ੧੯੪। 


ਚੌਬੀਸ ਅਵਤਾਰ ੪੧ 


ਭਸਾਨਕਾ ਛੰਦ 

ਉਸ ਨੂੰ ਵੇਖ ਵੇਖ ਕੇ ਸਾਰੇ ਉਸੇ ਵੇਲੇ ਭੱਜ ਗਏ ਹਨ। (ਜਿਸ ਤਰ੍ਹਾਂ) ਕਿਹਾ ਗਿਆ ਹੈ, 
ਉਸੇ ਤਰ੍ਹਾਂ ਉਹ ਸੁਸ਼ੋਭਿਤ ਹਨ ਅਤੇ ਲੋਕਾਂ ਅੰਦਰ (ਉਸ ਨੂੰ) ਵੇਖਣ ਦਾ ਲੋਭ ਹੈ।੧੮੨। 

(ਉਹ) ਪ੍ਰਚੰਡ ਰੂਪ ਵਿਚ ਸ਼ੋਭ ਰਿਹਾ ਹੈ (ਜਿਸ ਨੂੰ) ਵੇਖ ਕੇ ਸੂਰਜ ਵੀ ਸ਼ਰਮਿੰਦਾ 
ਹੁੰਦਾ ਹੈ। ਉਸ ਦਾ ਪ੍ਰਚੰਡ ਤੇਜ ਇੰਜ ਸ਼ੋਭ ਰਿਹਾ ਹੈ ਜਿਵੇਂ ਕੋਈ ਪ੍ਰਚੰਡ ਜੋਤਿ ਹਸ ਰਹੀ 
ਹੋਵੇ (ਅਰਥਾਤ _ਪੁਕਾਸ਼ਮਾਨ _ਹੋਵੇ)।੧੮੩। 

ਹਠੀਲੇ ਯੋਧੇ ਕ੍ਰੋਧ ਨਾਲ ਇਸ ਤਰ੍ਹਾਂ ਤਪੇ ਹੋਏ ਹਨ, ਜਿਵੇਂ _ਭਠੀ ਦੇ _ਤਪਾਏ ਹੋਏ 
ਹਨ। _ਤਿਖੇ _ਤੇਜ _ਵਾਲੀ ਮੰਡਲੀ _ਲਿਸ਼ਕਦੀ _ਹੈ, ਮਾਨੋ ਸੂਰਜ ਨੂੰ _ਹਸ _ਰਹੀ _ਹੋਵੇ।੧੮੪। 

ਕ੍ਰੋਧ ਨੂੰ ਉਤੇਜਿਤ ਕਰ ਕੇ ਬਲਵਾਨ ਚਲੇ _ਹਨ ਜਾਂ ਰਾਜ-ਮੰਡਲੀ ਤੁਰੀ ਜਾਂਦੀ ਹੈ। 
ਸ਼ਸਤ੍ਰ _ਅਸਤੁ ਹੱਥ ਵਿਚ ਪਕੜ ਕੇ ਅਤੇ ਵੀਰ ਵਿਸ਼ੇਸ਼ ਮਾਣ ਨਾਲ (ਵਧਦੇ ਹਨ)।੧੮੫। 


ਤੰਮਰ ਛੰਟ 


ਨਚਾ _ਰਹੇ _ਹਨ।੧੮੬। 

ਕ੍ਰੋਧ ਨਾਲ ਦੰਦ _ਪੀਹ ਕੇ _ਅਤੇ ਆਪਣੀ ਆਪਣੀ ਗੱਲ _ਕਹਿ _ਕੇ _ਧੀਰਜਵਾਨ ਸੂਰਮੇ 
ਲਲਕਾਰਦੇ _ਹਨ _ ਅਤੇ _ਕ੍ਰੋਧਵਾਨ ਹੋਕੇ _ ਤੀਰ _ ਛਡਦੇ _ਹਨ।੧੮੭। 

ਕਲਕੀ _ਅਵਤਾਰ ਨੇ ਕ੍ਰੋਧ _ਕਰ _ਕੇ _ਅਤੇ ਗੋਡਿਆਂ ਤਕ (ਲੰਬੀਆਂ ਬਾਂਹਵਾਂ ਵਾਲੇ) 
ਹੱਥਾਂ _ਵਿਚ ਕੁਹਾੜਾ ਪਕੜ _ਕੇ _ਇਕਨਾਂ _ਉਤੇ _ਤਣ ਕੇ ਵਾਰ ਕੀਤਾ ਜਿਸ _ਨਾਲ _ਚਾਰ 
ਸੌ ਸੂਰਮਾ _ਮਾਰਿਆ _ਗਿਆ।੧੮੮। 
ਭੜਲੂਆ ਛੰਦ 

ਢੋਲਾਂ ਦਾ _ਢਮਕਾਰ ਹੁੰਦਾ ਹੈ। (ਸੂਰਮੇ) _ਬੜ੍ਹਕਾਂ ਮਾਰਦੇ _ਹਨ। ਘੋੜੇ _ਉਛਲਦੇ _ਹਨ। 
ਗਾਜ਼ੀ _ਗੱਜਦੇ _ਹਨ।੧੮੯। 

ਤੀਰ _ਛੁਟਦੇ _ਹਨ। _ ਸੂਰਮੇ _ਲਲਕਾਰਦੇ _ਹਨ। _ਢਾਲਾਂ _ਢਲਕਦੀਆਂ _ (ਟਕਰਾਉਂਦੀਆਂ) 
ਹਨ (ਜਿਨ੍ਹਾਂ ਵਿਚੋਂ) _ਲੈਅ ਪੈਦਾ ਹੁੰਦੀ _ਹੈ।੧੯॥। 

ਤਲਵਾਰਾਂ _ਚਮਕਦੀਆਂ _ਹਨ। _ ਧੌੱਸੇ _ਵਜਦੇ _ਹਨ। _ ਬੰਦੂਕਾਂ _ਛੁਟਕਦੀਆਂ _ਹਨ। _ ਔਗ 
(ਦੇ _ਅਲੰਬੇ) _ ਉਠਦੇ _ਹਨ।੧੯੧। 

ਘਾਉਆਂ (ਤੋਂ ਲਹੂ) _ਵਗਦਾ _ਹੈ। (ਸੂਰਮਿਆਂ ਦਾ) ਚਾਉ (ਉਨ੍ਹਾਂ ਦੇ ਮੂੰਹ ਤੋਂ) 
ਝਲਕਦਾ _ਹੈ। _ਯੋਧੇ _ਡਿਗਦੇ _ਹਨ। _ਡਰਾਕਲ _ਕੰਬਦੇ _ਹਨ (ਜਾਂ ਪਸੀਨੇ _ਨਾਲ _ਭਿਜ ਜਾਂਦੇ 
ਹਨ)।੧੯੨। 

ਸਿਰ ਦੇ ਟੋਪ ('ਖੋਲੋ”) ਟੁੱਟਦੇ ਹਨ। ਢੋਲ ਢਮਕਾਰ ਕਰਦੇ ਹਨ। (ਸ਼ਸਤਰਾਂ ਦੇ ਵਾਰ 
ਦੇ) _ਤਾਲ ਟੁੱਟਦੇ _ਹਨ। _ਚੁੜ੍ਹੇਲਾਂ _(ਜਾਂ _ਅਪੱਛਰਾਵਾਂ) _ਨਚਦੀਆਂ _ ਹਨ।੧੯੩। 

(ਯੋਧਿਆਂ ਦੇ) ਅੰਗ ਡਿਗਦੇ _ਹਨ। _(ਅੰਗ) ਯੁੱਧ ਵਿਚ ਕਟੇ ਜਾ ਰਹੇ ਹਨ। ਤੀਰ 
ਚਲਦੇ _ਹਨ। _ ਡਰਪੌਕ _ ਭਟਕ _ ਰਹੇ _ ਹਨ।੧੯੪। 


ਸੀ _ਦਸਮ-ਗ੍ਰੰਥ _ਸਾਹਿਬ 


ਜੁਝੰਤੰਤ ਵੀਰੋ। _ਭਜੰਤੰਤ ਭੀਰੈ। 

ਕਰੰਤੰਤ ਕ੍ਰੋਹੰ। ਭਰੰਤੰਤ ਰੋਹੰ। ੧੯੫। 
ਤਜੰਤੰਤ ਤੀਰੋ। ਭਜੌਤੰਤ ਭੀਰੈ। 
ਬਹੈਤੰਤ ਘਾਯੀ। ਝਲੰਤੰਤ _ਜਾਯੋ। _੧੯੬। 
ਤਤਕੰਤ ਅੰਗੰ। ਜੁਟਕੰਤ ਜੈਗੇ। 

ਉਲਥਥ ਲੂਥੈ। ਪਲੂਥਤ ਜੁਥ। ੧੯੭। 
ਢਲੌਕੋਤ ਢਾਲੰ। ਪੁਅੰਤੰਤ ਮਾਲੌ। 
ਨਚੰਤੰਤ ਈਸੈ। _ਕਟੰਤੰਤ ਸੀਸੈ। ੧੯੮। 
ਉਛੰਕੰਤ ਤਾਜੀ। ਬਹੰਤੰਤ ਗਾਜੀ। 


ਲੁਟੰਤੰਤ ਲੂਥੈ। ਕਟੰਤੰਤ ਮੁਖੰ। ੧੯੯। 
ਤਪੰਤੰਤ ਤੇਰੈ। ਚਮੰਕੰਤ ਬੇਗੇ। 

ਨਚੇ ਮੁੱਡ _ਮਾਲੀ। _ਹਸੇਤਤ _ਕਾਲੀ। ੨00। 
ਜੁਟੰਤੰਤ ਵੀਰੈ। ਛੁਟੰਤੰਤ ਤੀਰੈ। 

ਬਰੰਤੰਤ ਬਾਲੰ। ਢਲੰਤੰਤ ਢਾਲੰ। ੨0੧। 
ਸੁਮਤੰਤ ਮਦੰ। _ਉਠੈ ਸਦ _ਗਦੈ। 


੨੦ 


ਕਟੰਤੰਤ ਅੰਗੰ। ਗਿਰੰਤੰਤ ਜੈਗੇ। ੨0੨। 
ਚਲਤੈਤਿ ਚਾਯੋ। ਜੁਝੰਤੰਤ ਜਾਯੀ। 
ਰਣੰਕੰਤ ਨਾਦੇ। ਬਜੈਤੰਤ ਬਾਦੇ। ੨0੩। 
ਪੁਐਰੰਤ ਪਤ੍ਰੀ। _ਲਗੰਤੰਤ _ਅਤ੍ਹੀ। 

ਬਜਤੰਤ੍ਰ _ਅਤੂੰ। _ਜੁਝਤੰਤ ਛਤੂੰ। ੨0੪। 
ਗਿਰੰਤੰਤ _ਭੂਮੀ। _ਉਠੰਤੰਤ ਝੂਮੀ। 

ਰਟੰਤੰਤ ਪਾਨੰ। ਜੁਝੰਤੰਤ ਜੁਆਨੰ। ੨0੫। 
ਚਲੰਤੰਤ ਬਾਣੰ। ਰੁਕੰਤੰਤ ਦਿਸਾਣੰ। 
ਗਿਰੰਤੰਤ ਬੀਰੋ। _ਭਜੰਤੰਤ ਭੀਰੈ। ੨0੬। 
ਨਚੰਤੰਤ ਈਸੌ। ਪੁਅੰਤੰਤ ਸੀਸੇ। 

ਬਜੰਤੰਤ ਡਉਰੂ। ਭ੍ਰਮੰਤੰਤ _ਭਉਰੂ। _੨0੭। 
ਨਚੰਤੰਤ ਬਾਲੰ। ਤੁਟੰਤੰਤ ਤਾਲੈ। 

ਮਚੰਤੰਤ ਵੀਰੈ। _ਭਜੰਤੰਤ ਭੀਰੈ। ੨0੮। 
ਲਗੰਤੰਤ ਬਾਣੰ। ਢਹੰਤੰਤ ਜੁਆਣ। 
ਕਟੰਤੰਤ ਅਧੈ। ਭਟੰਤੰਤ ਬਧੰ। ੨0੯। 
ਖਹੰਤੰਤ _ਖੂਨੀ। _ਚੜੇ _ਚਉਪ ਦੂਨੀ। 
ਬਹੰਤੰਤ ਅਤੁੰ। _ਕਟੰਤੰਤ ਛਤ੍ਰੰ। _੨੧0। 
ਬਹੰਤੰਤ ਪਤ੍ਹੀ। _ਜੁਝੰਤੰਤ ਅਤ੍ਰੀ। 
ਹਿਣੰਕੰਤ ਤਾਜੀ। ਕਣੰਛੰਤ ਗਾਜੀ। _੨੧੧। 


ਚੌਬੀਸ ਅਵਤਾਰ ੪੩ 


੮ 


ਸੂਰਮੇ ਜੂਝਦੇ ਹਨ। _ਡਰਪੋਕ _ਭਜਦੇ _ਹਨ। _(ਜੁਝਾਰੂ ਯੋਧੇ) ਕ੍ਰੋਧ _ਕਰਦੇ _ਹਨ। ਕ੍ਰੋਧ 
ਦੇ ਭਰੇ _ਹੋਏ _ਹਨ।੧੯੫। 

ਤੀਰ _ਛੁਟਦੇ _ਹਨ। _ਕਾਇਰ _ਭਜਦੇ _ਹਨ। ਜ਼ਖ਼ਮਾਂ ਵਿਚੋਂ ਲਹੂ _ਵਗਦਾ _ਹੈ। _(ਉਹ) 
ਥਾਂ ਚਮਕਦੀ _ਹੈ।੧੯੬। 

(ਕੋਟੇ ਹੋਏ) ਅੰਗ ਤੜਫਦੇ _ਹਨ। (ਸੂਰਮੇ) ਯੁੱਧ _ਵਿਚ ਜੁੱਟੇ ਹੋਏ _ਹਨ। ਲੋਥਾਂ _ਉਤੇ 
ਲੋਥ ਚੜ੍ਹੀ _ਹੈ। _ (ਸੈਨਿਕਾਂ _ਦੀਆਂ _ਟੋਲੀਆਂ) _ਗੁਥਮ _ਗੁੱਥਾ _ਹਨ।੧੯੭। 

ਢਾਲਾਂ _ਢਲਕਦੀਆਂ _ (ਟਕਰਾਉਂਦੀਆਂ) _ਹਨ। _ (ਸ਼ਿਵ-ਗਣ _ ਮੁੰਡਾਂ ਦੀਆਂ) _ਮਾਲਾਵਾਂ 
ਪਰੋਂਦੇ _ਹਨ। ਕੋਟੇ ਹੋਏ ਸਿਰਾਂ ਨੂੰ _(ਮਾਲਾਵਾਂ ਵਿਚ _ਪਰੋਂ ਕੇ) ਸ਼ਿਵ _ਨਚਦਾ _ਹੈ।੧੯੮। 

ਘੋੜੇ _ਉਛਲਦੇ _ਹਨ। _ ਬਹਾਦਰ _ ਸੂਰਮਿਆਂ (ਦੇ _ਘਾਓ) _ਵਗਦੇ _ਹਨ। _ ਲੋਥਾਂ ਲੋਟ 
ਪੋਟ ਹੋਂ ਰਹੀਆਂ _ਹਨ। _ਸਿਰ _ਕਟੇ ਜਾ ਰਹੇ _ਹਨ।੧੯੯। 

ਤਲਵਾਰਾਂ _(ਗਰਮ _ ਲਹੂ ਨਾਲ) _ਤਪਦੀਆਂ _ਹਨ _ ਅਤੇ _ਤੇਜ਼ੀ _ਨਾਲ _ ਚਮਕਦੀਆਂ 
ਹਨ। _ਸ਼ਿਵ _('ਮੁੰਡਮਾਲੀ') _ਨਚ _ਰਿਹਾ _ਹੈ। ਕਾਲੀ ਹੱਸ _ਰਹੀ _ਹੈ।੨00। 

ਸੂਰਮੇ (ਯੁੱਧ _ਵਿਚ) ਜੁਟ ਰਹੇ _ਹਨ। _ਤੀਰ ਛੁਟ ਰਹੇ _ਹਨ। (ਸ਼ਹੀਦ _ਹੋਣ ਵਾਲੇ 
ਸੂਰਮਿਆਂ ਨੂੰ) _ਅਪੰਛਰਾਵਾਂ _ਵਰ _ ਰਹੀਆਂ _ਹਨ। _ ਢਾਲਾਂ _ ਢਲ ਰਹੀਆਂ __ ਹਨ।੨0੧। 

(ਸੂਰਮੇ) _ਮਦ-ਮਸਤ _ਹਨ। _ਗੁਰਜਾਂ _(ਦੇ _ਵਜਣ ਦੀਆਂ) ਆਵਾਜ਼ਾਂ _ਉਠਦੀਆਂ _ਹਨ। 
ਅੰਗ _ਕੌਂਟ _ਰਹੇ _ਹਨ। _ ਜੰਗ _(ਦੇ ਮੈਦਾਨ) ਵਿਚ _ਡਿਗ _ਰਹੇ _ਹਨ।੨0੨। 

ਚਾਓ ਨਾਲ ਚਲ ਰਹੇ ਹਨ। (ਯੁੱਧ) ਭੂਮੀ ਵਿਚ ਜਾ ਕੇ ਜੂਝਦੇ ਹਨ। _ਨਾਦ ਗੂੰਜਦੇ 
ਹਨ। _ (ਮਾਰੂ) _ਵਾਜੇ _ ਵਜਦੇ _ ਹਨ।੨0੩। 

ਖੰਭਾਂ _('ਪਤ੍ਰੀ`) ਵਾਲੇ _ਤੀਰ _ਪਰੁਚੇ _ਹੋਏ ਚਲਦੇ _ਹਨ। _ਅਸਤ੍ਰ-ਧਾਰੀ ਸੂਰਮਿਆਂ 
ਲਗਦੇ _ਹਨ। _ ਅਸਤ _ (ਤੀਰ) _ਵਜਦੇ _ਹਨ। _ ਛਤ੍ਰੀ _ਜੂਝਦੇ _ਹਨ।੨0੪। 

ਭੂਮੀ ਉਤੇ _ਡਿਗਦੇ _ਹਨ। _ਘੁੰਮੇਰੀ ਖਾ ਕੇ ਉਠਦੇ _ਹਨ। _ਪਾਣੀ ਮੰਗਦੇ _ਹਨ। ਸੂਰਮੇ 
ਜੂਝਦੇ _ਹਨ।੨0੫। 

ਬਾਣ ਚਲਦੇ _ਹਨ। _ ਦਿਸ਼ਾਵਾਂ _(ਤੀਰਾਂ _ਨਾਲ) ਰੁਕ _ਜਾਂਦੀਆਂ _ਹਨ। _ ਸੂਰਮੇ _ਡਿਗ 
ਰਹੇ _ਹਨ। _ ਡਰਪੌਕ _ ਭਜ _ ਰਹੇ _ ਹਨ।੨0੬। 

ਸ਼ਿਵ ਨਚ _ਰਿਹਾ ਹੈ। ਮੁੰਡਾਂ ਨੂੰ ਪਰੋ ਰਿਹਾ _ਹੈ। _ਡੌਰੂ _ਵਜਾਉਂਦਾ ਹੈ। ਭਿਆਨਕ 
ਸ਼ਕਲ _ਵਿਚ _ ਘੁੰਮ ਰਿਹਾ _ਹੈ।੨0੭। 

ਅਪੌਂਛਰਾਵਾਂ _ਨਚ _ਰਹੀਆਂ _ਹਨ। _(ਉਨ੍ਹਾਂ ਦੇ) _ਤਾਲ ਟੁੱਟ ਰਹੇ _ਹਨ। _ਸੂਰਮੇ _(ਚਾਉ 
ਨਾਲ) _ਮਚ ਰਹੇਂ _ਹਨ। _ਕਾਇਰ ਭਜ ਰਹੇ _ਹਨ।੨0੮। 

ਬਾਣ _ਲਗ ਰਹੇਂ _ਹਨ। ਜੁਆਨ _ਡਿਗ ਰਹੇ _ਹਨ। (ਸੂਰਮੇ) ਅੱਧ ਵਿਚ ਕਟੇ ਜਾ 
ਰਹੇ _ਹਨ। _ ਯੋਧੇ _ਮਾਰੇ _ਜਾ ਰਹੇ _ਹਨ।੨0੯। 

ਖ਼ੂਨਖਾਰ (ਯੋਧੇ ਆਪਸ _ਵਿਚ) _ਖਹਿੰਦੇ ਹਨ। (ਉਨ੍ਹਾਂ ਦੇ _ਮਨ ਵਿਚ) ਦੂਣਾ ਚਾਉ 
ਚੜ੍ਹਿਆ ਹੋਇਆ _ਹੈ। _ਅਸਤੁ _ਚਲ ਰਹੇ __ਹਨ। _ਛਤ੍ਰ _ਕਟੇ ਜਾ ਰਹੇ _ਹਨ।੨੧0। 

ਖੰਭਾਂ ਵਾਲੇ _ਤੀਰ ਚਲਦੇ _ਹਨ। _ਅਸਤ੍ਰਾਂ (ਵਾਲੇ ਯੋਧੇ) ਜੂਝ _ਰਹੇ _ਹਨ। ਘੋੜੇ _ਹਿਣਕ 
ਰਹੇ _ਹਨ। _ ਸੂਰਮੇ _ਗੱਜਦੇ _ ਹਨ।੨੧੧। 


0੨੧੨ 


ਸੀ _ਦਸਮ-ਗ੍ਰੰਥ _ਸਾਹਿਬ 


ਤੁਟੰਤੰਤ ਚਰਮੰ। _ਕਟੰਤੰਤ ਬਰਮੰ। 
ਗਿਰੰਤੰਤ ਭੂਮੀ। _ਉਠੰਤੰਤ _ਘੂਮੀ। _੨੧੨। 
ਰਟੰਤੰਤ ਪਾਨੰ। ਕਟੰਤੰਤ ਜੁਆਨੰ। 
ਉਡੰਤੰਤ ਏਕੇ। _ਗਡੰਤੰਤ ਨੇਕੇ। _੨੧੩। 
ਆਨ /ਨੈਰਨ ਛੱਦਾ 
ਅਨੂਪ ਰੂਪ ਦਿਖ ਕੈ ਸੁ ਕ੍ਰਧ ਜੋਧਣੈ ਬਰੈ। 
ਸਨਧ ਬਧ ਉਦਿਤੰ ਸੁ ਕੋਪ ਓਪ ਦੇ ਨਰੰ। 
ਚਹੰਤ _ਜੈਤ _ਪਤ੍ਰਣੰ ਕਰੰਤ _ਘਾਵ ਦੁਧਰੈ। 
ਤੁਟੰਤ ਅਸਤ _ਸਸਤੁਣੋ _ਲਸੰਤ ਉਜਲੋ _ਫਲੰ। ੨੧੪। 
ਉਠੰਤ _ਭਉਰ _ਭੂਰਣੋ _ਕਢੰਤ _ਭੈਕਰੀ ਸੁਰੈ। 
ਭਜੰਤ _ਭੀਰ _ਭੈਕਰੈ _ਬਜੰਤ ਬੀਰ ਸੁਪੂਭੰ। 
ਤੁਟੰਤ ਤਾਲ _ਤਥਿਯ _ਨਚੰਤ _ਈਸੁਣੋ _ਰਣੈ। 
ਖਹੰਤ _ਖਤ੍ਰਿਣੋ _ਖਗੈ _ਨਿਨਦਿ _ਗਦਿ _ਘੁੰਘਰੈ। ੨੧੫। 


ਚਲੰਤ _ਤੀਛਣੋ _ਸਰੈ _ਸਿਲੇਣ ਉਜਲੀ ਕ੍ਰਿਤੈ। 
ਨਚੰਤ _ਰੈਗਿ ਜੋਗਣੈ ਚਚਕਿ _ਚਉਦਣੋ _ਦਿਸੈ। 
ਕਪੰਤ ਕੁੰਦਨੋ _ਗਿਰੈ ਤ੍ਰਸੰਤ _ਸਰਬਤੋਂ _ਦਿਸੰ। ੨੧੬। 
ਨਚੰਤ _ਬੀਰ _ਬਾਵਰੰ _ਖਹੰਤ _ਬਾਹਣੀ ਧੁਜੈ। 
ਬਰੰਤ _ਅਛੂਣੋ ਭਟ ਪ੍ਰਬੀਨ ਚੀਨ ਸੁਪੂਭੈ। 
ਬਕੰਤ _ਡਉਰ _ਡਾਮਰੀ ਅਨੰਤ ਤੰਤ੍ਣੋ _ਰਿਸੈ। 
ਹਸੰਤ _ਜਛ ਗੈਧ੍ਹਬੈ _ਪਿਸਾਚ ਭੂਤ ਪ੍ਰੇਤਨੰ। ੨੧੭। 
ਭਰੰਤ _ਚੁਚ _ਚਾਵਡੀ _ਭਛੌਤ _ਫਿਕ੍ਰਣੀ ਤਨੰ। 
ਡਕੰਤ _ਡਾਕਣੀ ਡੂਲੈ _ਭਰੰਤ ਪੜ੍ਹ _ਸ੍ਰੋਣਤੇ। 
ਪਿਪੰਤ _ਯਾਸਵੇ " ਸੁਭ _ਹਸੰਤ _ਮਾਰਜਨੀ ਮਿ੍ਰੜੋ। 
ਅਟੁਟ ਹਾਸਣੋ _ਹਸੈ _ਖਿਮੰਤ _ਉਜਲੋ _ਅਸੈ। _੨੧੮। 


%#ਕਾਵਾ ਛੰਦ 
ਜੁਟੇ ਵੀਰੈ। ਛੁਟੇ ਤੀਰੈ। ਜੁਝੇ ਤਾਜੀ। ਡਿਗੇ ਗਾਜੀ। ੨੧੯। 
ਬਜੇ ਜੁਆਣੈ। ਬਾਹੇ ਬਾਣੈ। ਰੁਝੇ ਜੈਗੇ। ਜੁਝੇ ਅੰਗੰ। ੨੨0। 


ਤੁਟੇ ਤੰਗੰ। ਫੁਟੇ ਅੰਗੰ। ਸਜੇ ਸੂਰੰ। ਘੁੰਮੀ ਹੂਰੰ। ੨੨੧। 
ਜੁਝੇ ਹਾਥੀ। ਰੁਝੇ ਸਾਥੀ। ਉਭੇ ਉਸਟੰ। ਸੁਭੇ ਪੁਸਟੰ। ੨੨੨। 


ਚੌਬੀਸ ਅਵਤਾਰ ੪੫ 


ਢਾਲਾਂ _('ਚਰਮੰ”) ਟੁੱਟ ਰਹੀਆਂ _ਹਨ। ਕਵਚ _ਕਟੇ ਜਾ ਰਹੇ _ਹਨ। (ਲੜਦੇ ਹੋਏ 
ਯੋਧੇ) _ਭੂਮੀ _ਉਤੇ _ਡਿਗ _ਰਹੇ _ਹਨ ਅਤੇ ਘੁੰਮੇਰੀ ਖਾ ਕੇ _ਉਠ ਰਹੇ _ਹਨ।੨੧੨। 


(ਬਾਰ ਬਾਰ) ਪਾਣੀ ਮੰਗਦੇ _ਹਨ। ਸੂਰਮੇ ਕਟੇ ਜਾ ਰਹੇ _ਹਨ। ਇਕ (ਤੀਰ) ਉਡਦੇ 
(ਅਰਥਾਤ _ਛੁਟਦੇ ਹਨ) ਅਤੇ _ ਅਨੇਕਾਂ _(ਦੇ ਸ਼ਰੀਰ ਵਿਚ) _ਗਡੇ _ ਜਾਂਦੇ _ਹਨ।੨੧੩। 
ਅਨੂ /ਨੈਰਨ ਛੱਦਾ 

(ਜਿਨ੍ਹਾਂ ਦੇ) ਰੂਪ _ਬਹੁਤ ਸੁੰਦਰ _ਦਿਖਦੇ ਹਨ, _ਉਹ _ਬਲਵਾਨ _(ਜਵਾਨ) _ਕ੍ਰੋਧਵਾਨ 
ਹੋ ਕੇ ਹਥਿਆਰ ਸਜਾ ਕੇ, ਕ੍ਰੋਧ ਨੂੰ _ਪੁਗਟ ਕਰਦੇ ਹਨ। (ਉਹ) ਵਿਜੈ ਪਤਰ ਚਾਹੁੰਦੇ ਹਨ 
ਅਤੇ ਡੂੰਘੇ _ਘਾਉ ਕਰਦੇ ਹਨ। _ਅਸਤੁ ਅਤੇ ਸ਼ਸਤ੍ਰ ਟੁੱਟ ਰਹੇ ਹਨ ਅਤੇ (ਤੀਰਾਂ ਦੇ) ਸਫ਼ੈਦ 
ਫਲ _ਲਿਸ਼ਕ _ਰਹੇ _ਹਨ।੨੧੪। 

ਭੂਤ, ਪ੍ਰੇਤ _(ਆਦਿ _ਡਰਾਉਣੀਆਂ ਸ਼ਕਲਾਂ _ਵਾਲੇ _ਜੀਵ) ਉਠਦੇ _ਹਨ ਅਤੇ _ਭੈਦਾਇਕ 
ਆਵਾਜ਼ਾਂ _ਕਢਦੇ _ਹਨ। _ਡਰਪੋਕ ਲੋਗ _ਡਰ _ਕੇ ਭਜ _ਰਹੇ _ਹਨ ਅਤੇ ਪ੍ਰਭਾਵਸ਼ਾਲੀ ਸੂਰਮੇ 
ਗਰਜ _ਰਹੇ _ਹਨ। _ਤਤਥਈ ਕਰ _ਕੇ ਤਾਲ ਟੁੱਟਦੇ ਹਨ ਅਤੇ _ਰਣ-ਭੂਮੀ ਵਿਚ ਸ਼ਿਵ ਨਚ 
ਰਿਹਾ _ਹੈ। _ ਛਤ੍ਹੀਆਂ _ਦੀਆਂ ਤਲਵਾਰਾਂ _ਖੜਕ _ਰਹੀਆਂ _ਹਨ _ ਅਤੇ _ਗਦਾਵਾਂ _ਨਾਲ _ ਬੰਨ੍ਹੇ 
ਘੁੰਘਰੂਆਂ _ਦੇ _(ਇਕ-ਸੁਰ) _ਧੁਨੀ _ਨਿਕਲ _ਰਹੀ _ਹੈ।੨੧੫। 

ਭਿਆਨਕ _ਧੁਨ _ਦੇ ਉਠਣ _ਨਾਲ ਦੈਂਤਾਂ ਦੇ ਪੁੱਤਰ ਭਜ _ਰਹੇ _ਹਨ। _ਤਿਖੇ _ਤੀਰ 
ਚਲ _ਰਹੇ ਹਨ ਅਤੇ ਉਨ੍ਹਾਂ ਦੇ ਚਿੱਟੇ _ਕੀਤੇ _ਹੋਏ ਫਲ ਚਮਕਦੇ _ਹਨ। _ਰਣ-ਭੂਮੀ _ਵਿਚ 
ਜੋਗਣਾਂ _ਨਚ ਰਹੀਆਂ _ਹਨ ਅਤੇ ਚੌਦਾਂ ਦਿਸ਼ਾਵਾਂ ਵਿਚ _ਚਮਕਾਰਾ ਪੈ _ਰਿਹਾ _ਹੈ। _ਸਾਰੀਆਂ 
ਦਿਸ਼ਾਵਾਂ ਡਰ _ਰਹੀਆਂ _ਹਨ _ਅਤੇ ਸੁਮੇਰ _ਪਰਬਤ _('ਕੁੰਦਨੋ _ਗਿਰੋ”) ਕੰਬ _ਰਿਹਾ _ਹੈ।੨੧੬। 


ਬਵੰਜਾ ਬੀਰ _ਨਚ ਰਹੇ _ਹਨ ਅਤੇ ਸੈਨਾ ਦੀਆਂ ਧੁਜਾਵਾਂ (ਝੰਡੇ) ਆਪਸ ਵਿਚ ਖਹਿ 
ਰਹੀਆਂ _ਹਨ। _ਪ੍ਰਤਾਪੀ _ਅਤੇ _ਪੂਬੀਨ ਯੋਧਿਆਂ ਨੂੰ _ਅਪੌਂਛਰਾਵਾਂ ਚੁਣ ਚੁਣ ਕੇ _ਵਰ ਰਹੀਆਂ 
ਹਨ। _ਡਾਇਣਾਂ ਅਤੇ ਚੁੜੇਲਾਂ ਕ੍ਰੋਧਵਾਨ ਹੋਕੇ ਅਨੰਤ ਤੰਤਰ ਮੌਤੂ ਬੋਲ ਰਹੀਆਂ _ਹਨ। _ਯਕਸ਼, 
ਗੰਧਰਬ, _ਪਿਸ਼ਾਚ, _ਭੂਤ _ ਅਤੇ _ਪ੍ਰੋਤ _ਹਸ _ਰਹੇ _ਹਨ।੨੧੭। 

ਗਿਰਝਾਂ (ਮਾਸ _ਨਾਲ ਆਪਣੀਆਂ) ਚੁੰਜਾਂ _ਭਰ ਰਹੀਆਂ ਹਨ ਅਤੇ _ਗਿਦੜੀਆਂ ਲਾਸ਼ਾਂ 
('ਤਨੈ”) ਨੂੰ ਖਾਂਦੀਆਂ _ਹਨ। _ਡਾਕਣੀ (ਰਜ _ਕੇ) ਡਕਾਰ ਮਾਰਦੀਆਂ ਹੋਈਆਂ ਝੂਮ _ਰਹੀਆਂ 
ਹਨ ਅਤੇ ਲਹੂ _ਨਾਲ _ਖੌਪਰ _ਭਰ _ ਰਹੀਆਂ _ਹਨ। _ ਮਹਾਕਾਲ _('ਮਿਿੜੋ") ਅਤੇ _ਕਾਲਿਕਾ 
('ਮਾਰਜਨੀ”) ਹੌਂਸ ਹੱਸ ਕੇ (ਖੱਪਰਾਂ ਵਿਚਲੇ ਲਹੂ ਨੂੰ) ਸ਼ੁਭ _ਮਦਿਰਾ ਸਮਝ ਕੇ ਪੀ ਰਹੀ 
ਹੈ। _(ਯੁੱਧ-ਭੂਮੀ _ਵਿਚ) ਖਿੜ _ਖਿੜਾ _ਕੇ ਨਿਰੰਤਰ _ਹਸਿਆ _ਜਾ ਰਿਹਾ ਹੈ ਅਤੇ _ਸਫ਼ੈਦ 
ਤਲਵਾਰਾਂ _ਲਿਸ਼ਕ ਰਹੀਆਂ _ ਹਨ।੨੧੮। 
%ਕਾਵਾ” ਛੰਦ 

ਸ਼ੂਰਵੀਰ ਜੁੱਟੇ ਹੋਏ _ਹਨ। ਤੀਰ ਛੁਟ ਰਹੇ _ਹਨ। ਘੋੜੇ _ਜੂਝ _ਰਹੇਂ ਹਨ ਅਤੇ ਸੂਰਮੇ 
ਡਿਗ ਰਹੇ _ਹਨ।੨੧੯। ਜੁਆਨ (ਆਪਸ ਵਿਚ) ਵਜ ਰਹੇ ਹਨ (ਭਾਵ ਲੜ ਰਹੇਂ _ਹਨ)। 
ਬਾਣ _ਚਲਾ ਰਹੇ _ਹਨ। _ਜੰਗ _ਵਿਚ ਰੁਝੇ ਹੋਏ _ਹਨ। ਅੰਗ ਪ੍ਰਤਿ _ਅੰਗ ਜੂਝ _ਰਹੇ _ਹਨ।੨੨0। 

ਘੋੜਿਆਂ ਦੇ ਤੰਗ ਟੁੱਟ ਰਹੇ _ਹਨ। _ਅੰਗ_ ਫੁੱਟ ਰਹੇ _ਹਨ। _ਸੂਰਮੇ ਸੱਜੇ ਹੋਏ _ਹਨ। 
ਹੂਰਾਂ ਘੁੰਮ _ਰਹੀਆਂ _ਹਨ।੨੨੧। _ਹਾਥੀ _ਜੂਝ _ਰਹੇ _ਹਨ। _ਸਾਥੀ _(ਸਾਥੀ _ਨਾਲ _ਜੰਗ-ਕਰਮ 
ਵਿਚ) ਰੁਝੇ ਹੋਏ _ਹਨ। _ਉਚੇ ਆਕਾਰ _ਵਾਲੇ _ਊਠ _ਹਨ। _ਬੜੀ ਤਕੜੀ (ਡੀਲ ਡੌਲ ਵਾਲੇ) 
ਸ਼ੋਭ ਰਹੇ _ਹਨ।੨੨੨। 


੪ ੬ 


ਸੀ _ਦਸਮ-ਗ੍ਰੰਥ _ਸਾਹਿਬ 


ਫੁਟੇ ਬੀਰੰ। ਛੁਟੇ ਤੀਰੰ। ਡਿਗੇ ਭੂਮੰ। ਉਠੇ ਘੂਮੰ। ੨੨੩। 
ਬਕੈ ਮਾਰੰ। ਚਕੈ ਚਾਰੈ। ਸਜੈ ਸਸਤੂੰ। ਬਜੈ ਅਸਤੂੰ। ੨੨੪। 


ਚਾਚਰਾ ਛੰਟ 


ਜੁਝਾਰੇ। ਅਪਾਰੇ। ਨਿਹਾਰੇ। _ਬਿਚਾਰੇ। ੨੨੫। 
ਹਕਾਰੈ। _ਪਚਾਰੈ। _ਬਿਚਾਰੈ। ਪੁਹਾਰੈ। ੨੨੬। 


ਸੂ ਤਾਜੀ। _ਸਿਰਾਜੀ। _ਸਲਾਜੀ। _ਬਿਰਾਜੀ। _੨੨੭। 
ਉਠਾਵੈ। _ਦਿਖਾਵੈ। ਕਭੂਮਾਵੈ। _ਚਖਾਵੈ। _੨੨੮। 


ਸਰਨ /ਕਤ ਛੰਦ 
ਜਹਾ ਤੀਰ ਛੁਟਤ। _ਰਣੰਧੀਰ ਜੁਟਤ। 
ਬਰੰਬੀਰ _ਉਠਤ। _ਤਨੰ ਤ੍ਰਾਨ ਫੁਟਤ। ੨੨੯। 
ਰਣੰ ਬੀਰ ਗਿਰਤ। _ਭਵੰ ਸਿੰਧੁ _ਤਰਤ। 
ਨਭੰ ਹੂਰ ਫਿਰਤ। ਬਰੰ ਬੀਰ ਬਰਤ। ੨੩0। 
ਰਣ ਨਾਦ ਬਜਤ। ਸੁਣਿ ਭੀਰ ਭਜਤ। 
ਰਣ ਭੂਮਿ _ਤਜਤ। _ਮਨ ਮਾਝ _ਲਜਤ। _੨੩੧। 
ਫਿਰਿ ਫੇਰਿ ਲਰਤ। ਰਣ ਜੁਝਿ ਮਰਤ। 
ਨਹਿ ਪਾਵ ਟਰਤ। ਭਵ ਸਿੰਧੁ _ਤਰਤ। ੨੩੨। 
ਰਣ ਰੰਗਿ ਮਚਤ। _ਚਤੁਰੰਗ ਫਟਤ। 
ਸਰਬੰਗ _ਲਟਤ। ਮਨਿ _ਮਾਨ ਘਟਤ। _੨੩੩। 
ਬਰ _ਬੀਰ _ਭਿਰਤ। ਨਹੀ ਨੈਕੁ ਫਿਰਤ। 
ਜਬ ਚਿਤ _ਚਿਰਤ। ਉਠਿ ਸੈਨ ਘਿਰਤ। ੨੩੪। 


ਗਿਰ ਭੂਮਿ ਪਰਤ। ਸੁਰ ਨਾਰਿ _ਬਰਤ। 
ਨਹੀ ਪਾਵ ਟਰਤ। ਮਨਿ ਕੋਪ ਭਰਤ। ੨੩੫। 
ਕਰ ਕੋਪ ਮੰਡਤ। ਪਗ ਦੈ ਨ ਭਜਤ। 
ਕਰਿ ਰੋਸ ਲਰਤ। ਗਿਰ ਭੂਮਿ ਪਰਤ। ੨੩੬। 
ਰਣ ਨਾਦ ਬਜਤ। ਸੁਣਿ ਮੇਘ ਲਜਤ। 
ਸਭ _ਸਾਜ _ਸਜਤ। ਪਗ ਦੈ ਨ ਭਜਤ। ੨੩੭। 
ਰਣਿ ਚਕ੍ਰ _ਚਲਤ। _ਦੁਤਿ ਮਾਨ _ਦਲਤ। 
ਗਿਰਿ ਮੇਰੁ ਹਲਤ। ਭਟ ਸ੍ਰੋਣ ਪਲਤ। _੨੩੮। 


ਰਣ ਰੈੋਗਿ ਮਚਤ। ਬਰ _ਬੈਬ _ਬਜਤ। 
ਰਣ ਖੰਭ _ਗਡਤਿ। _ਅਸਿਵਾਰ ਮੰਡਤ। _੨੩੯। 
ਕ੍ਰਿਪਾਨ ਕਿਰਤ। _ਕਰਿ _ਕੋਪ _ਭਿਰਤ। 
ਨਹੀ ਫਿਰੈ ਫਿਰਤ। ਅਤਿ ਚਿਤ _ਚਿਰਤ। ੨੪0। 


ਚੌਬੀਸ ਅਵਤਾਰ ੪੭ 


ਸੂਰਮੇ ਘਾਇਲ ਹੋ _ ਰਹੇ _ਹਨ। _ਤੀਰ ਛੁਟ ਰਹੇ __ਹਨ। (ਸੂਰਮੇ) ਧਰਤੀ ਉਤੇ ਡਿਗ 
ਰਹੇ _ਹਨ। ਘੁੰਮੇਰੀ ਖਾ ਕੇ ਉਠ ਰਹੇ _ਹਨ। _੨੨੩। ਮਾਰੋਂ-ਮਾਰੋਂ _ਬੋਲਦੇ _ਹਨ। ਚਾਰੇ _ਚੱਕ 
ਹੈਰਾਨ ਹੋ ਰਹੇ _ਹਨ। ਸ਼ਸਤ੍ਰ _ਸਜ _ਰਹੇ ਹਨ ਅਤੇ ਅਸਤ _(ਇਕ ਦੂਜੇ ਨੂੰ) ਵਜ ਰਹੇ 
ਹਨ।੨੨੪। 
ਦਾਗੀ ਛੰਦ 

ਅਪਾਰ _ਸੂਰਮੇ ਵੇਖ ਕੇ ਵਿਚਾਰ _ਕਰ ਰਹੇ _ਹਨ।੨੨੫। (ਇਕ ਦੂਜੇ ਨੂੰ) ਬੁਲਾਉਂਦੇ, 
ਲਲਕਾਰਦੇ, ਸੋਚਦੇ ਅਤੇ ਵਾਰ _ਕਰ ਰਹੇ _ਹਨ।੨੨੬। 

ਸ਼ੀਰਾਜ਼ (ਇਲਾਕੇ) ਦੇ ਸੁੰਦਰ ਘੋੜਿਆਂ ਉਤੇ ਅਣਖੀ _('ਸਲਾਜੀ” ਸੂਰਮੇ) _ਬੈਠੇ ਹੋਏ 
ਹਨ।੨੨੭। (ਤਲਵਾਰਾਂ ਨੂੰ) ਚੁਕ ਕੇ ਵਿਖਾਉਂਦੇ ਹਨ ਅਤੇ _ਭੁਆ ਕੇ ਮਜ਼ਾ _ਚਖਾਉਂਦੇ ਹਨ 
(ਅਰਥਾਤ ਵਾਰ ਕਰਦੇ ਹਨ)।੨੨੮। 
ਸਰਨ /ਕਤ ਛੰਦ 

ਜਿਥੇ ਤੀਰ _ਛੁਟਦੇ ਹਨ (ਉਥੇ) ਰਣਧੀਰ _(ਯੋਧੇ) ਜੁਟ ਜਾਂਦੇ ਹਨ। ਬਲਵਾਨ ਸੂਰਮੇ 
ਉਠਦੇ _ਹਨ। _ ਕਵਚ _ ਫੁਟ _ਰਹੇ _ਹਨ।੨੨੯। _ ਸੂਰਮੇ _(ਯੁੱਧ-ਭੂਮੀ _ਵਿਚ) _ਡਿਗਦੇ _ਹਨ। 
ਸੰਸਾਰ ਸਾਗਰ ਤੋਂ _ਤਰਦੇ _ਹਨ। ਆਕਾਸ਼ _ਵਿਚ ਹੂਰਾਂ ਘੁੰਮ ਰਹੀਆਂ _ਹਨ। _ਸ੍ਰੇਸ਼ਠ _ਸੂਰਮਿਆਂ 
ਨੂੰ ਵਿਆਹ _ ਰਹੀਆਂ _ ਹਨ।੨੩0। 

ਰਣ-ਭੂਮੀ ਵਿਚ ਮਾਰੂ _ਨਾਦ ਵਜ ਰਿਹਾ ਹੈ (ਜਿਸ ਨੂੰ) ਸੁਣ ਕੇ ਕਾਇਰ ਭਜ 
ਰਹੇ _ਹਨ। _ਰਣ-ਭੂਮੀ ਨੂੰ ਛਡ ਰਹੇ _ਹਨ। ਮਨ ਵਿਚ ਸ਼ਰਮ ਮਹਿਸੂਸ ਕਰ ਰਹੇ _ਹਨ।੨੩੧। 
ਫਿਰ ਪਰਤ _ਕੇ ਲੜਦੇ _ਹਨ। _ਰਣ ਵਿਚ ਜੂਝ _ਕੇ ਮਰਦੇ ਹਨ। ਕਦਮ ਪਿਛੇ ਨਹੀਂ _ਕਰਦੇ। 
ਸੰਸਾਰ _ਸਾਗਰ _ ਨੂੰ _ਤਰਦੇ _ ਹਨ।੨੩੨। 

ਯੁੱਧ ਦੇ ਰੰਗ _ਵਿਚ _ਮਚੇ _ਹੋਏ _ਹਨ। _ਚਤੁਰੰਗਨੀ ਸੈਨਾ ਘਾਇਲ ਹੋ ਰਹੀ ਹੈ। ਸਭ 
ਪੱਖੋਂ _ਲੜਖੜਾ _ਰਹੀ _ਹੈ। _ਮਨ ਵਿਚੋਂ ਹੰਕਾਰ ਘਟ ਰਿਹਾ _ਹੈ।੨੩੩। _ਸ੍ਰੇਸ਼ਠ ਯੋਧੇ _ਲੜਦੇ 
ਹਨ। ਜ਼ਰਾ ਜਿੰਨੇ ਵੀ ਪਿਛੇ ਨਹੀਂ __ਹਟਦੇ। ਜਦੋਂ (ਉਨ੍ਹਾਂ ਦਾ) ਚਿਤ _ਚਿੜ੍ਹ ਜਾਂਦਾ ਹੈਤਾਂ 
ਉਠ ਕੇ ਸੈਨਾ ਨੂੰ ਘੇਰ ਲੈਂਦੇ ਹਨ।੨੩੪। 

ਧਰਤੀ _ਉਤੇ _ਡਿਗ _ਰਹੇ _ਹਨ। _ਦੇਵ ਇਸਤਰੀਆਂ _(ਉਨ੍ਹਾਂ ਨੂੰ) ਵਿਆਹ _ਰਹੀਆਂ 
ਹਨ। ਪੈਰ _ਪਿਛੇ ਨਹੀਂ _ਮੋੜਦੇ। ਮਨ ਵਿਚ ਕ੍ਰੋਧ ਭਰਦੇ _ਹਨ।੨੩੫। ਕ੍ਰੋਧਵਾਨ ਹੋ. ਕੇ ਯੁੱਧ 
ਕਰਦੇ _ਹਨ। ਦੋ ਕਦਮ ਵੀ ਪਿਛੇ ਨਹੀਂ _ਹਟਦੇ। ਕ੍ਰੋਧ ਕਰ _ਕੇ ਲੜਦੇ _ਹਨ। (ਅੰਤ ਵਿਚ 
ਮਾਰੇ _ਜਾ ਕੇ) ਧਰਤੀ ਉਤੇ ਡਿਗ _ ਪੈਂਦੇ _ਹਨ।੨੩੬। 

ਯੁੱਧ ਵਿਚ ਨਾਦ ਵਜਦੇ ਹਨ (ਜਿਨ੍ਹਾਂ ਦੀ ਧੁਨ ਨੂੰ) ਸੁਣ ਕੇ ਬਦਲ ਸ਼ਰਮਿੰਦੇ ਹੁੰਦੇ 
ਹਨ। _ ਸਾਰੇ _(ਸੂਰਮੇ) ਸਾਜ਼ਾਂ _ਨਾਲ _ਸਜਦੇ _ਹਨ। ਦੋ ਕਦਮ _ਵੀ (ਪਿਛੇ ਨੂੰ) ਨਹੀਂ 
ਭਜਦੇ। ੨੩੭। _ਰਣ-ਭੂਮੀ ਵਿਚ ਚੱਕਰ ਚਲਦੇ _ਹਨ (ਜਿਨ੍ਹਾਂ _ਦੀ _ਲਿਸ਼ਕ) ਪ੍ਰਕਾਸ਼ _('ਦੁਤਿ”) 
ਦੇ ਮਾਣ ਨੂੰ ਵੀ ਨੀਵਾਂ ਵਿਖਾ ਦਿੰਦੀ ਹੈ। ਸੁਮੇਰ ਪਰਬਤ _ਹਿਲ ਰਿਹਾ _ਹੈ। ਸੂਰਮੇ ਲਹੂ 
ਨਾਲ _ ਲਥ _ਪਥ _ ਹਨ।੨੩੮। 

ਯੁੱਧ ਦਾ ਰੰਗ ਜੰਮ ਜਾਂਦਾ ਹੈ। ਵੱਡੇ ਧੌਂਸੇ ਵਜਦੇ ਹਨ। (ਸੂਰਮੇ) ਰਣ _ਵਿਚ ਖੰਭੇ 
(ਵਾਂਗ) _ਗਡੇ _ਜਾ ਰਹੇ _ਹਨ। _ਤਲਵਾਰ-ਧਾਰੀ _(ਅਸਿਵਾਰ”) ਯੁੱਧ ਮੰਡ _ਦਿੰਦੇ _ਹਨ।੨੩੯। 
ਤਲਵਾਰਧਾਰੀ (ਯੋਧੇ) _ਕਰਤਬ _ ਕਰਦੇ _ਹਨ। ਕ੍ਰੋਧ _ਕਰ _ਕੇ ਲੜਦੇ _ਹਨ। _ਮੋੜਿਆਂ ਮੁੜਦੇ 
ਨਹੀਂ _ਹਨ। _ ਚਿਤ _ਵਿਚ _ ਬਹੁਤ _ ਖਿਝਦੇ _(ਚਿੜ੍ਹਦੇ) _ਹਨ।੨੪0। 


ਦੀ 


ਦਸਮ-ਗ੍ਰੰਥ ਸਾਹਿਬ 


ਚਾਚਰਾ ਛੰਟ 


ਹਕਾਰੈ। ਪ੍ਰਚਾਰੈ। ਪ੍ਰਹਾਰੈ। _ਕਰਵਾਰੈ। _੨੪੧। 
ਉਠਾਵੈ। ਦਿਖਾਵੈ। ਭੂੁਮਾਵੈ। _ਚਲਾਵੈ। ੨੪੨। 
ਸੁ ਧਾਵੈ। ਰਿਸਾਵੈ। _ਉਠਾਵੈ। _ਚਖਾਵੈ। ੨੪੩। 


ਝੁਝਾਰੇ। ਅਪਾਰੇ। _ਹਜਾਰੇ। ਅਰਿਆਰੇ। ੨੪੪੧ 
ਸੁ ਢੂਕੇ। ਕਿ ਕੂਕੇ। ਭਕੂਕੇ। ਕਿ ਝੂਕੇ। ੨੪੫। 
ਸੁ _ਬਾਣੰ। ਸੁਧਾਣੰ। ਅਚਾਣੰ। ਜੁਆਣੰ। ੨੪੬। 


ਧਮਕੇ। _ਹਮਕੇ। ਝੜਕੇ। _ਛਟਕੇ। ੨੪੭। 
ਸਗਾਜੈ। _ਸਸਾਜੈ। ਨ ਭਾਜੈ। _ਬਿਰਾਜੈ। ੨੪੮। 
ਨਿਖੰਗੀ। _ਖਤੰਗੀ। _ਸੁਰੰਗੀ। ਭਿੜੰਗੀ। ੨੪੯। 


ਤਮਕੈ। _ਪਲਕੈ। _ਹਸਕੈ। ਪ੍ਰਧਕੈ। ੨੫0। 
ਸੁ ਬੀਰੈ। ਸੁ ਧੀਰੈ। ਪੁਹੀਰੈ। ਤਤੀਰੈ। ੨੫੧ 
ਪਲਟੈ। _ਬਿਲਟੈ। ਨ ਛੁਟੈ। ਉਪਟੈ। ੨੫੨। 


ਬਬਕੈ। ਨ _ਥਕੈ। _ਧਸਕੈ। _ਝਝਕੈ। ੨੫੩। 
ਸਖਗੰ। _ਅਦਗੰ। _ਅਜਗੰ। _ਅਭਗੰ। _੨੫੪। 
ਝਮਕੈ। _ਖਿਮਕੈ। _ਬਬਕੈ। _ਉਥਕੈ। _੨੫੫। 


ਭਗਾਉਂਤ? ਛੰਦ 
ਜੁਟੈਤ ਬੀਰੈ। ਕਿ ਛੁਟੈਤ ਤੀਰੋ। 
ਫੁਟੈਤ ਅੰਗੰ। ਕਿ ਜੁਟੈਤ ਜੰਗੰ। ੨੫੬। 
ਮਚੈਤ ਸੂਰੰ। ਕਿ ਘੁਮੈਤ ਹੂਰੇ। 
ਬਜੈਤ ਖਗੰ। ਕਿ ਉਠੈਤ ਅਗੰ। ੨੫੭। 
ਫੁਟੇਤਿ ਅੰਗੰ। ਕਿ ਰੁਝੇਤਿ ਜੰਗੰ। 
ਨਚੇਤਿ _ਤਾਜੀ। ਕਿ ਗਜੇਤਿ _ਗਾਜੀ। ੨੫੮। 
ਘਲੈਤਿ _ਘਾਯੰ। _ਕਿ _ਝਲੇਤਿ ਚਾਯੰ। 
ਡਿਗੈਤਿ ਧੁਮੀ। ਕਿ ਝੁਮੈਤਿ ਝੁਮੀ। ੨੫੯। 
ਛਭੈਤਿ ਹੂਹੰ। ਕਿ ਸੁਭੇਤਿ ਬ੍ਯੂਹੰ। 
ਡਿਗੈਤਿ ਚੇਤੰ। ਕਿ ਨਚੇਤਿ ਪ੍ਰੇਤੰ। ੨੬॥। 


ਸ਼ ਗੰ ਸ਼ ਗੰ ਜ਼ ਗੰ ਗੰ ਗੰ ਜ਼ ਜ਼ 


ਚੌਬੀਸ ਅਵਤਾਰ ੪੯ 


ਚਾਜਰਾ ਛੰਦ 

(ਯੋਧੇ ਇਕ ਦੂਜੇ ਨੂੰ) ਬੁਲਾਂਦੇ ਹਨ, _ਲਲਕਾਰਦੇ ਹਨ, ਤਲਵਾਰ ਨਾਲ _ਵਾਰ ਕਰਦੇ 
ਹਨ। _੨੪੧। _(ਸ਼ਸਤ੍ੂ) _ਉਠਾਉਂਦੇ _ਹਨ, _ਵਿਖਾਉਂਦੇ _ਹਨ, _ਘੁੰਮਾਉਂਦੇ _ਹਨ ਅਤੇ _ਚਲਾਉਂਦੇ 
ਹਨ। ੨੪੨। _ (ਜੰਗ _ਵਿਚ) ਭਜ ਕੇ ਜਾਂਦੇ ਹਨ, ਕ੍ਰੋਧਵਾਨ ਹੁੰਦੇ ਹਨ, (ਸ਼ਸਤ੍ਰ) _ਉਠਾਉਂਦੇ 
ਹਨ ਅਤੇ (ਵੈਰੀ ਨੂੰ ਮਜ਼ਾ) _ਚਖਾਉਂਦੇ _ਹਨ।੨੪੩। 

ਜੂਝਣ ਵਾਲੇ ਯੋਧੇ __ਬੇਹਿਸਾਬ _ਹਨ। _ ਹਜ਼ਾਰਾਂ _ਹਠੀਲੇ _ (ਸੂਰਮੇ) _ਹਨ।੨੪੪। _ (ਉਹ 
ਯੋਧੇ) ਨੇੜੇ _ਢੁਕਦੇ ਹਨ, _ਲਲਕਾਰਦੇ ਹਨ, (ਕ੍ਰੋਧ ਨਾਲ) ਅੱਗ ਦੇ _ਅਲੈਬੇ _ਬਣੇ _ਹੋਏ ਹਨ, 
ਮਾਨੋ __(ਭਠੀ _ ਵਿਚ _ ਬਾਲਣ) _ਝੋਕਿਆ _ ਗਿਆ _ ਹੋਵੇ।੨੪੫। _ ਉਹ _ ਬਾਣਾਂ _ਦਾ _ਨਿਸ਼ਾਣਾ 
ਬਣਾਉਂਦੇ _ਹਨ _ ਅਤੇ _ ਅਚਾਨਕ _ਜੁਆਨਾਂ _(ਨੂੰ ਫੰਡ _ ਦਿੰਦੇ _ਹਨ)।੨੪੬। 

(ਯੁੱਧ ਵਿਚ) ਧੱਕੇ ਵਜਦੇ ਹਨ, ਬੋਲ ਬੁਲਾਰਾ ਹੁੰਦਾ ਹੈ (ਜਾਂ ਘਬਰਾਹਟ ਹੁੰਦੀ ਹੈ), 
(ਹਥਿਆਰ) _ਵਜਦੇ _ਹਨ ਅਤੇ (ਬਾਣ) ਛੁਟਦੇ ਹਨ।੨੪੭। (ਸੂਰਮੇ ਜ਼ੋਰ ਨਾਲ) _ਗਜਦੇ 
ਹਨ, _(ਸ਼ਸਤ੍ਰਾਂ ਨਾਲ) ਸਜਦੇ ਹਨ, _ਭਜਦੇ ਨਹੀਂ ਹਨ, (ਸਾਹਮਣੇ) ਡਟੇ ਰਹਿੰਦੇ _ਹਨ। 
੨੪੮। (ਉਹ ਸੂਰਮੇ) _ਭੇਥਿਆ ਵਾਲੇ, _ਬਾਣਾਂ ਵਾਲੇ, ਸੁੰਦਰ ਰੰਗਾਂ ਦੇ _ਬਸਤ੍ਰਾਂ ਵਾਲੇ _ਅਤੇ 
ਭਿੜਨ ਦੇ ਚਾਹਵਾਨ ਹਨ।੨੪੯। 

ਕਰੋਧ _ਕਰਦੇ ਹਨ, _ਉਛਲਦੇ _ਹਨ, _ਹਸਦੇ ਹਨ, (ਪਿਛਾਂਹ ਨੂੰ) _ਧਕਦੇ _ਹਨ।੨੫0। 


ਨੂੰ) ਪਲਟ ਸੁਟਦੇ ਹਨ, (ਆਪ _ਵੀ) ਪਛਾੜ ਖਾਂਦੇ ਹਨ। _(ਜੋ ਤੀਰ ਸ਼ਰੀਰ ਵਿਚੋਂ) 
ਦੂਜੇ _ਪਾਸੇ ਨਹੀਂ ਨਿਕਲ _ਜਾਂਦੇ, (ਉਨ੍ਹਾਂ ਨੂੰ) _ਪੁਟ _ਰਹੇ _ਹਨ।੨੫੨। 

ਬੜਕਾਂ ਮਾਰਦੇ ਹਨ, _ਥਕਦੇ ਨਹੀਂ ਹਨ, (ਵੈਰੀ ਦਲ ਵਿਚ) ਧਸ ਜਾਂਦੇ ਹਨ ਅਤੇ 
(ਵੈਰੀ ਨੂੰ) _ਝੰਝੋੜ _ਦਿੰਦੇ _ਹਨ। _੨੫੩। _ ਸੁੰਦਰ _ਖੜਗਾਂ (ਤਲਵਾਰਾਂ) _ਵਾਲੇ _ਹਨ, _ਦਾਗ਼ੇ 
ਨਹੀਂ ਜਾ ਸਕਣ ਵਾਲੇ ਹਨ, ਅਲੌਕਿਕ (ਸਰੂਪ) ਵਾਲੇ _ਹਨ ਅਤੇ (ਯੁੱਧ ਤੋਂ) ਭਜਣ ਵਾਲੇ 
ਨਹੀਂ _ ਹਨ।੨੫੪। _ (ਸ਼ਸਤ੍ਰਾਂ _ ਨੂੰ) _ਚਮਕਾਉਂਦੇ _ਹਨ, _ (ਬਿਜਲੀ _ਵਾਂਗ) _ਲਿਸ਼ਕਾਉਂਦੇ _ਹਨ, 
ਲਲਕਾਰਦੇ _ਹਨ _ ਅਤੇ _ਉਛਲ _ਕੇ _ (ਮਾਰ) _ਦਿੰਦੇ _ਹਨ।੨੫੫। 
ਭਨਾਉਂਤ? ਛੰਦ 

ਕਿਤੇ ਸੂਰਮੇ (ਯੁੱਧ ਵਿਚ) ਜੁਟੇ ਹੋਏ ਹਨ, ਤੀਰਾਂ ਨੂੰ ਛਡਦੇ ਹਨ, ਸ਼ਰੀਰਾਂ ਨੂੰ ਫੋੜਦੇ 
ਹਨ, _ ਜੰਗ _ ਵਿਚ _ ਜੁਟੇ _ਹੋਏ _ਹਨ।੨੫੬। 

ਕਿਤੇ ਸੂਰਮੇ (ਕ੍ਰੋਧ ਨਾਲ) _ਮਚੇ ਹੋਏ ਹਨ, ਹੂਰਾਂ (ਆਕਾਸ਼ ਵਿਚ) ਘੁੰਮ ਰਹੀਆਂ ਹਨ, 
ਤਲਵਾਰਾਂ _ਵਜਦੀਆਂ ਹਨ (ਅਤੇ ਉਨ੍ਹਾਂ ਵਿਚ) ਅੱਗ (ਦੀਆਂ ਚਿਣਗਾਂ) ਨਿਕਲਦੀਆਂ 
ਹਨ।੨੫੭। 


ਕਿਤੇ ਅੰਗ ਫੁਟ ਰਹੇ ਹਨ, (ਸੂਰਮੇ) ਜੰਗ _ਵਿਚ _ਰੁਝੇ ਹੋਏ ਹਨ, ਘੋੜੇ _ਨਚ _ਰਹੇਂ 
ਹਨ, _ਲੜਾਕੇ _ਸੂਰਮੇ _ਗਜ _ ਰਹੇ _ਹਨ।੨੫੮। 
ਕਿਤੇ _ਘਾਉ ਲਗਾਉਂਦੇ _ਹਨ, (ਦੂਜਿਆਂ ਦੇ _ਘਾਉਆਂ ਨੂੰ) ਚਾਉ ਨਾਲ _ਝਲਦੇ ਹਨ, 


ਧੜੰਮ _ਕਰਕੇ _ਡਿਗਦੇ _ਹਨ _ਅਤੇ _(ਘਾਇਲ _ਹੋ ਕੇ) ਝੂਮਦੇ _ਹੋਏ _ਨਿਉਂਦੇ _ਹਨ।੨੫੯। 
ਕਿਤੇ (ਘਾਇਲ ਯੋਧੇ) ਹੂੰਗਰਾਂ _ਛਡਦੇ _ਹਨ, _ਵਿਯੂਹ (ਘੇਰੇ) _ਵਿਚ _ਸ਼ੋਭਦੇ ਹਨ, _ਡਿਗੇ 
ਹੋਏ _ਸਚੇਤ ਹੁੰਦੇ _ਹਨ _ਅਤੇ _ਭੂਤ _ਪ੍ਰੇਤ _ਨਚਦੇ _ਹਨ।੨੬0। 


ਸ਼ ਜ਼ ਗੰ ਜੰ ਗੰ ਜ਼ ਗੰ ਗ਼ੰ ਗੰ ਜ਼ ਜ਼ ਗੰ ਜੰ ਜ਼ ਗੰ ਜ਼ ਗੰ ਜ਼ ਗੰ ਗੰ ਗਾ 


ਕਿ 


ਸੀ _ਦਸਮ-ਗ੍ਰੰਥ _ਸਾਹਿਬ 


ਬੁਠੇਤਿ _ਬਾਣੰ। _ਕਿ ਜੁਝੇਤਿ ਜੁਆਣੈ। 
ਮਥੇਤਿ ਨੂਰੰ। ਕਿ ਤਕੇਤਿ ਹੂਰੰ। ੨੬੧। 
ਜੁਜੇਤਿ" ਹਾਥੀ। ਕਿ _ਸਿਝੇਤਿ ਸਾਥੀ। 
ਭਗੇਤਿ ਵੀਰੈ। ਕਿ ਲਗੇਤਿ _ਤੀਰੰ। ੨੬੨। 


ਰਜੇਤਿ ਰੋਸੰ। ਕਿ ਤਜੇਤਿ ਹੋਸੰ। 

ਖੁਲੇਤਿ ਕੇਸੰ। ਕਿ ਡੁਲੇਤਿ ਭੇਸੰ। ੨੬੩। 
ਜੁਝੇਤਿ ਹਾਥੀ। ਕਿ ਲੁਝੇਤਿ ਸਾਥੀ। 
ਛੁਟੇਤਿ ਤਾਜੀ। ਕਿ _ਗਜੇਤਿ ਗਾਜੀ। ੨੬੪। 
ਘੁਮੀਤਿ ਹੂਰੈ। ਕਿ ਭੁੰਮੀਤਿ ਪੂਰੈ। 

ਜੁਝੇਤਿ ਵੀਰੰ। ਕਿ ਲਗੇਤਿ ਤੀਰੰ। ੨੬੫। 
ਚਲੈਤਿ _ਬਾਣੰ। ਕਿ ਰੁਕੀ ਦਿਸਾਣੰ। 
ਝਮਕੈਤਿ ਤੇਗੰ। ਕਿ ਨਭਿ ਜਾਨ ਬਥੇਗੰ। ੨੬੬। 
ਛੁਟੇਤਿ ਗੋਰੰ। ਕਿ ਬੁਠੇਤਿ ਓਰੰ। 

ਗਜੈਤਿ _ਗਾਜੀ। ਕਿ ਪੇਲੇਤਿ” ਤਾਜੀ। ੨੬੭। 
ਕਟੇਤਿ ਅੰਗੰ। ਕਿ ਡਿਗੇਤਿ ਜੰਗੰ। 

ਮਤੇਤਿ _ਮਾਣੰ। ਕਿ ਲੁਝੇਤਿ ਜੁਆਣੰ। ੨੬੮। 
ਬਕੈਤਿ ਮਾਰੰ। ਕਿ ਚਕੈਤਿ ਚਾਰੰ। 

ਢੁਕੈਤਿ ਢੀਠੰ। ਨ ਦੇਵੇਤਿ ਪੀਠੰ ੧ ੨੬੯। 
ਘਲੇਤਿ ਸਾਂਗੰ। ਕਿ ਬੁਕੈਤਿ ਬਾਂਗੰ। 

ਮੁਛੇਤਿ ਬੰਕੀ। ਕਿ ਹਠੇਤਿ ਹੰਕੀ। ੨੭0। 
ਬਜੇਤਿ ਢੋਲੰ। ਕਿ ਬਕੈਤਿ ਬੋਲੰ। 

ਬਜੇ ਨਗਾਰੇ। ਕਿ ਜੁਟੇ ਹਠਿਆਰੇ। ੨੭੧। 


ਉਛਕੈਤਿ _ਤਾਜੀ। _ਹਮਕੈਤ ਗਾਜੀ। 
ਛੁਟਕੈਤ ਤੀਰੰ। ਭਟਕੈਤ ਭੀਰੰ। ੨੭੨। 


ਭਫਾਨਾੰ ਛੰਦ 
ਜਹਾ ਬੀਰ ਜੁਟੈ। ਸਬੈ _ਠਾਟ ਠਟੈ। 
ਕਿ ਨੇਜੇ ਪਲਟੈ। ਚਮਤਕਾਰ ਛੁਟੈ। ੨੭੩। 
ਜਹਾ ਸਾਰ _ਬਜੈ। ਤਹਾ ਬੀਰ ਗਜੈ। 
ਮਿਲੈ ਸੰਜ ਸਜੈ। ਨ ਦੈ ਪੈਗ ਭਜੈ। ੨੭੪। 


ਕਹੂੰ _ਭੂਰ ਭਾਜੈ। ਕਹੂੰ ਵੀਰ ਗਾਜੈ। 
ਕਹੂੰ ਜੋਧ ਜੁਟੈ। ਕਹੂੰ _ਟੋਪ ਟੁਟੈ। ੨੭੫। 
ਜਹਾ ਜੋਧ ਜੁਟੈ। ਤਹਾ ਅਸਤੁ ਛੁਟੈ। 
ਨ੍ਰਿਭੈ ਸਸਤ੍ਰ ਕਟੈ। ਕਹੂ ਬੀਰ ਲੁਟੈ। ੨੭੬। 


੧. 'ਜੁਟੇਤਿ” ੨. 'ਪੁਲੈਤਿ” ੩. 'ਢੀਠੀ” ੪. 'ਪੀਠੀ” 


ਚੌਬੀਸ ਅਵਤਾਰ ੫੧ 


ਕਿਤੇ _ਬਾਣਾਂ ਦੀ ਬਰਖਾ _ਕਰਦੇ _ਹਨ, ਜੁਆਨ ਜੂਝਦੇ ਹਨ, (ਉਨ੍ਹਾਂ ਦੇ) ਮਥੇ ਉਤੇ 
ਹੈ, (ਉਨ੍ਹਾਂ `ਨੂੰ) ਹੂਰਾਂ (ਵਰਨ ਲਈ) _ਤਕ _ਰਹੀਆਂ _ਹਨ।੨੬੧। ਕਿਤੇ ਹਾਥੀਆਂ ਉਤੇ 
ਕੇ ਜੂਝਦੇ ਹਨ, (ਨਾਲ ਵਾਲੇ) ਸਾਥੀ ਮਾਰੇ ਗਏ ਹਨ, (ਉਹ) ਸੂਰਮੇ ਭਜ _ਗਏ ਹਨ 
(ਜਿਨ੍ਹਾਂ ਨੂੰ) ਤੀਰ ਵਜੇ _ ਹਨ।੨੬੨। 


ਮੰਦੇ ਹਾਲ _ਫਿਰ ਰਹੇ _ਹਨ।੨੬੩। ਕਿਤੇ ਹਾਥੀ _ਉਤੇ ਚੜ੍ਹ _ਕੇ ਲੜਦੇ ਹਨ, (ਉਨ੍ਹਾਂ ਦੇ) 
ਸਾਥੀ ਲੜ _ਕੇ ਮਰ ਗਏ ਹਨ, ਘੋੜੇ ਛੁਟ ਗਏ ਹਨ, ਸੂਰਮੇ _ਲਲਕਾਰੇ _ਮਾਰ _ਰਹੇ 
ਹਨ।੨੬੪। 


ਤੀਰ ਵਜਦੇ ਹਨ। _੨੬੫। ਕਿਤੇ ਤੀਰ ਚਲਦੇ ਹਨ, ਚਾਰੇ ਦਿਸ਼ਾਵਾਂ 
(ਤੀਰਾਂ _ਨਾਲ) _ਰੁਕ _ ਗਈਆਂ _ ਹਨ, _ ਤਲਵਾਰਾਂ _ਚਮਕਦੀਆਂ _ ਹਨ _ (ਮਾਨੋ) ਆਕਾਸ਼ _ਵਿਚ 
(ਬਿਜਲੀ) ਜਲਦੀ _ ਨਾਲ ਚਮਕ ਰਹੀ _ਹੋਵੇ।੨੬੬। 

ਕਿਤੇ ਗੋਲੇ ਛੁਟਦੇ ਹਨ (ਮਾਨੋ) _ਗੜੇ ਪੈ ਰਹੇ ਹੋਣ, ਸੂਰਮੇ _ਗਜ _ਰਹੇ ਹਨ 
ਘੋੜਿਆਂ ਨੂੰ ਅਗੇ _ਵਲ ਪ੍ਰੇਰ ਰਹੇ _ਹਨ।੨੬੭। ਕਿਤੇ ਅੰਗ _ਕਟੇ _ਜਾ ਰਹੇ ਹਨ, 
ਭੂਮੀ ਵਿਚ _ਡਿਗੇ ਪਏ ਹਨ, ਮਾਣ ਵਿਚ ਮਤੇ ਹੋਏ ਹਨ, ਯੋਧੇ (ਇਕ ਦੂਜੇ _ਨਾਲ 
ਵਿਚ) _ ਉਲਝੇ _ਹੋਏ _ਹਨ।੨੬੮। 


ਕਿਤੇ ਹੂਰਾਂ ਘੁੰਮ ਰਹੀਆਂ ਹਨ, (ਉਨ੍ਹਾਂ ਨਾਲ) ਧਰਤੀ ਭਰੀ ਗਈ ਹੈ, ਸੂਰਮੇ ਮਾਰੇ 
ਹਨ ਨੂੰ 


ਕਿਤੇ ਮਾਰੋ ਮਾਰੋ ਬੋਲਦੇ ਹਨ, ਚਾਰੇ ਚਕ _ਹੈਰਾਨ ਹੋ ਰਹੇ ਹਨ, _ਹਠੀ ('ਢੀਨੰ”) ਢੁਕੇ 
ਹੋਏ ਹਨ, (ਅਤੇ) ਪਿਠ ਨਹੀਂ ਵਿਖਾ ਰਹੇ _ਹਨ।੨੬੯। ਕਿਤੇ _ਬਰਛੇ ਮਾਰਦੇ ਹਨ, _ਬਕਰੇ 
ਬੁਲਾਉਂਦੇ ਹਨ, _ਟੇਢੀਆਂ ਮੁੱਛਾਂ _ਵਾਲੇ _ਹਨ, _ਹਠੀਲੇ ਅਤੇ ਹੰਕਾਰੀ ਹਨ।੨੭0। 


ਜੁਟੇ ਹੋਏ _ਹਨ।੨੭੧। ਕਿਤੇ ਘੋੜੇ _ਉਛਲਦੇ ਹਨ, _ਸੂਰਮੇ ਹੰਕਾਰ ਕਰਦੇ _ਹਨ, ਤੀਰ _ਛੁਟਦੇ 
ਹਨ, _ਕਾਇਰ _ ਭਟਕ _ ਰਹੇਂ _ਹਨ।੨੭੨। 


ਭਵਾਨ ਛੱਟ 
ਜਿਥੇ _ਸੂਰਮੇ _(ਆਪਸ _ ਵਿਚ) ਜੁਟੇ ਹੋਏ _ਹਨ, _(ਉਥੇ _ਲੜਨ ਦੀਆਂ) ਸਾਰੀਆਂ 
ਵਿਉਂਤਾਂ ਬਣਾਉਂਦੇ _ਹਨ। _ਨੇਜ਼ਿਆਂ ਨਾਲ _(ਵੈਰੀਆਂ ਨੂੰ) ਪਲਟਾ _ਸੁਟਦੇ ਹਨ (ਅਤੇ _ਨੇਜ਼ਿਆਂ 
ਵਿਚੋਂ) _ਚਮਕਾਰੇ ਨਿਕਲ ਰਹੇ _ਹਨ।੨੭੩। ਜਿਥੇ ਲੋਹੇ ਨਾਲ ਲੋਹਾ _ਵਜਦਾ ਹੈ, ਉਥੇ ਯੋ 
ਗਜਦੇ _ਹਨ। _ਕਵਚ _ਸਜਾ _ਕੇ (ਆਪਸ ਵਿਚ) ਮਿਲੇ ਹਨ (ਭਾਵ - ਉਲਝੇ _ਹਨ) ਅਤੇ 
ਨੂੰ ਦੋ ਕਦਮ _ਵੀ ਨਹੀਂ _ਹਟਦੇ।੨੭੪। 


ਕਿਤੇ ਬਹੁਤੇ (ਕਾਇਰ) _ਭਜੀ ਜਾ ਰਹੇ ਹਨ, ਕਿਤੇ ਸੂਰਮੇ ਗਜ ਰਹੇ 
ਯੋਧੇ ਜੁਟੇ ਹੋਏ ਹਨ, ਕਿਤੇ (ਲੋਹੇ ਦੇ) ਟੋਪ ਟੁਟੇ ਪਏ _ਹਨ।੨੭੫। ਜਿਥੇ ਯੋਧੇ ਜੁਟੇ ਹੋ 
ਕਟ 


ਹਨ, ਉਥੇ _ਅਸਤੁ ਛੁਟ ਰਹੇ ਹਨ, ਨਿਰਭੈ (ਯੋਧੇ ਵੈਰੀ ਦੇ) ਸ਼ਸਤ੍ਰ _ਨਾਲ ; 
ਕਿਤੇ ਸੁਰਮੇ _ਲੁੜਕ _ ਰਹੇ _ ਹਨ।੨੭੬। 


ਕਹੂੰ 
ਕਿਤੇ ਸੈਣ ਹਕੈ। ਕਿਤੇ ਦਾਵ ਤਕੈ। ੨੭੭। 
ਕਿਤੇ ਘਾਇ ਮੇਲੈ। ਕਿਤੇ ਸੈਣ ਪੇਲੈ। 
ਕਿਤੇ ਭੂਮਿ ਡਿਗੇ। ਤਨੰ ਸ੍ਰੋਣ ਭਿਗੇ। ੨੭੮। 
ਦੰਹਰਾ 
ਇਹ ਬਿਧਿ ਮਚਾ ਪ੍ਰਚੰਡ ਰਣ ਅਰਧ ਮਹੂਰਤ _ਉਦੰਡ। 
ਬੀਸ ਅਯੁਤ ਦਸ ਸਤ ਸੁਭਟ ਜੁਝਤ ਭਏ ਅਡੰਡ। ੨੭੯। 
ਰਸ਼ਾਫਲ ਛੰਟਾ 
ਸੁਣ੍ਯੋ ਸੰਭਰੇਸੰ। ਭਯੋ ਅਪ ਭੇਸੰ। 
ਉਡੀ ਬੰਬ _ਰੈਣੰ। ਛੂਹੀ ਸੀਸ ਗੈਣੰ। ੨੮0। 


ਛਕੇ ਟੋਪ ਸੀਸੰ। _ਘਣੰ ਭਾਨੁ ਦੀਸੰ। 
ਸਸੰ ਨਾਹ ਦੇਹੀ। ਕਥੰ ਉਕਤਿ ਕੇਹੀ। ੨੮੧। 


ਮਨੋ ਸਿਧ ਸੁਧੰ। ਸੁਭੀ ਜ੍ਰਾਲ ਉਧੰ। 
ਕਸੇ _ਸਸਤੁਰ ਤ੍ਰੋਣੈ। ਗੁਰੂ ਜਾਣੁ ਦ੍ਰੋਣੈ। ੨੮੨। 
ਮਹਾ ਢੀਠ ਢੂਕੇ। ਮੁਖੰ ਮਾਰ ਕੂਕੇ। 
ਕਰੈ _ਸਸਤ੍ਰ ਪਾਤੰ। ਉਠੈ _ਅਸਤੁ _ਘਾਤੰ। ੨੮੩। 
ਖਗੰ_ਖਗ _ਬਜੈ। ਨਦੰ ਮਛ _ਲਜੈ। 
ਉਠੈ ਛਿਛ _ਇਛ। ਬਹੈ ਬਾਣ ਤਿਛੰ। ੨੮੪। 


ਗਿਰੇ ਬੀਰ ਧੀਰੰ। ਧਰੇ ਬੀਰ ਚੀਰੰ। 
ਮੁਖੰ ਮੁਛ ਬੰਕੀ। ਮਚੇ ਬੀਰ ਹੰਕੀ। ੨੮੫। 
ਛੁਟੈ ਬਾਣ ਧਾਰੰ। ਧਰੇ ਖਗ ਸਾਰੰ। 
ਗਿਰੇ ਅੰਗ ਭੰਗੰ। ਚਲੇ ਜਾਇ ਜੰਗੰ। ੨੮੬। 
ਨਚੇ _ਮਾਸਹਾਰੰ। _ਹਸੈ ਬਿਓਮ ਚਾਰੈ। 
ਪੁਐ _ਈਸ _ਸੀਸੰ। ਛਲੀ _ਬਾਰੁਣੀਸੰ। ੨੮੭। 


ਛੁਟੈ ਸਸਤ੍ਰ ਧਾਰੰ। ਕਟੈ ਅਸਤ _ਝਾਰੰ। 
ਗਿਰੇ ਰਤ ਖੇਤੰ। ਕਟੇ ਬੀਰ ਅਚੇਤੰ। ੨੮੮। 


ਉਠੈ ਕੂਧ ਧਾਰੰ। ਮਚੇ ਸਸਤ੍ ਝਾਰੰ। 
ਖਹੈ ਖਗ _ਖੂਨੀ। ਚੜੈ ਚਉਪ ਦੂਨੀ। ੨੮੯। 


ਚੌਬੀਸ ਅਵਤਾਰ ੫੩ 


ਕਿਤੇ ਮਾਰੋ _ਮਾਰੋ ਬੋਲ ਰਹੇ ਹਨ, ਕਿਤੇ ਘੋੜੇ ਨਚਾ ਰਹੇ ਹਨ, ਕਿਤੇ ਸੈਨਾ ਨੂੰ ਅਗੇ 
ਤੋਰ ਰਹੇ ਹਨ, ਕਿਤੇ (ਵੈਰੀ ਨੂੰ ਮਾਰਨ ਲਈ) _ਦਾਓ ਤਕ ਰਹੇ _ਹਨ।੨੭੭। ਕਿਤੇ ਘਾਉਂ 
ਲਗਾਏ ਜਾ ਰਹੇ ਹਨ, ਕਿਤੇ ਸੈਨਾ ਨੂੰ ਅਗੇ ਧਕਿਆ ਜਾ ਰਿਹਾ ਹੈ, ਕਿਤੇ (ਕੋਈ ਯੋਧੇ) 
ਭੂਮੀ ਉਤੇ _ਡਿਗ ਰਹੇ _ਹਨ ਅਤੇ ਉਨ੍ਹਾਂ ਦੇ ਸ਼ਰੀਰ _ਲਹੂ _ਨਾਲ _ਭਿਜ _ਗਏ _ਹਨ।੨੭੮। 
ਦੰਹਾਰਾ 


ਇਸ ਤਰ੍ਹਾਂ ਉੱਚੇ ਦਰਜੇ ਦਾ ਯੁੱਧ ਅੱਧੇ ਮਹੁਰਤ ਦੇ ਸਮੇਂ ਜਿੰਨਾ ਮਚਿਆ ਜਿਸ ਵਿਚ 


ੈਰ] = 


ਦੋ ਲੱਖ, ਇਕ ਹਜ਼ਾਰ ਬਹਾਦਰ ਅਤੇ _ਅਫੈਡ ਯੋਧੇ _ਮਾਰੇ _ਗਏ।੨੭੯। 
ਰਸ਼ਾਫਲ ਛੰਟਾ 

ਸੰਭਰ (ਸੰਭਲ) _ਦੇ ਰਾਜੇ _ਨੇ (ਸੂਰਮਿਆਂ ਦਾ ਮਾਰਿਆ ਜਾਣਾ) ਸੁਣ ਲਿਆ (ਅਤੇ 
ਕੋੋਧ ਨਾਲ) ਆਪਣੇ ਆਪ ਵਿਚ ਆ ਗਿਆ। ਧੌਂਸਾ (ਵਜਣ ਨਾਲ ਅਤੇ ਸੈਨਾ ਦੇ ਚਲਣ 
ਨਾਲ) _ਉਡੀ _ਹੋਈ ਧੂੜ ਆਕਾਸ਼ _ਦੇ _ਸਿਰ _ਜਾ _ਲਗੀ।੨੮0। 

(ਸੂਰਮਿਆਂ ਦੇ) ਸਿਰ ਉਤੇ ਲੋਹੇ ਦੇ ਟੋਪ ਸਜ ਰਹੇ ਹਨ ਅਤੇ ਬਹੁਤ ਸੂਰਜਾਂ ਵਰਗੇ 
ਦਿਸਦੇ _ਹਨ। ਰਾਜੇ ਦਾ ਸ਼ਰੀਰ ਚੰਦਰਮਾ ਦੇ ਸੁਆਮੀ (ਸ਼ਿਵ) ਵਰਗਾ ਹੈ, ਉਸ ਬਾਰੇ ਵਰਣਨ 
ਕਿਵੇ ਕੀਤਾ ਜਾਏ।੨੮੧। 

ਮਾਨੋ ਸ਼ੁੱਧ ਰੂਪ ਵਾਲੀ ਸਿੱਧੀ ਹੋਵੇ, ਜਾਂ ਅਗਨੀ ਦੀ ਉੱਚੀ ਲਾਟ ਸ਼ੋਭ _ਰਹੀ _ਹੋਵੇ। 
(ਉਸ ਨੇ) ਭੱਥੇ ਅਤੇ ਸ਼ਸਤ੍ਰ _ਇੰਜ _ਕਸੇ ਹੋਏ ਹਨ, ਮਾਨੋ ਗੁਰੂ _ਦ੍ਰੋਣਾਚਾਰਯ _ਹੋਵੇ।੨੮੨। 

ਮਹਾਨ _ਹਠੀ ਯੋਧੇ ਢੁਕੇ ਹਨ, ਮੂੰਹ ਵਿਚੋਂ ਮਾਰੋ ਮਾਰੋ ਕੂਕ ਰਹੇ ਹਨ, _ਸ਼ਸਤ੍ੂ ਦੇ 
ਵਾਰ _ਕਰਦੇ ਹਨ _ ਅਤੇ _ਅਸਤ੍ਰਾਂ ਦੇ ਘਾਤ _ ਹੁੰਦੇ _ਹਨ।੨੮੩। 

ਤਲਵਾਰ _ਨਾਲ _ਤਲਵਾਰ _ਵਜਦੀ _ਹੈ, _(ਜਿਨ੍ਹਾਂ _ਦੀ _ਚੰਚਲਤਾ _ਨਾਲ) _ਨਦੀਆਂ ਦੇ 
ਮੱਛਾਂ ਨੂੰ ਮਾਤ ਪੈਂਦੀ ਹੈ। _(ਲਹੂ ਦੀਆਂ) ਛਿੱਟਾਂ (ਇਸ ਤਰ੍ਹਾਂ) ਉਠ _ਰਹੀਆਂ _ਹਨ ਜਿਵੇਂ 
ਤਿਖੇ _ਬਾਣ ਚਲਦੇ _ਹਨ।੨੮੪। 

ਧੀਰਜ _ਵਾਲੇ ਸੂਰਮੇ ਡਿਗਦੇ _ਹਨ, _ਯੋਧਿਆਂ ਵਾਲੇ ਬਸਤ _ਧਾਰਨ _ਕੀਤੇ _ਹੋਏ _ਹਨ। 
ਸੂਰਮਿਆਂ ਦੇ ਮੂੰਹ _ਉਤੇ _ਟੇਢੀਆਂ ਮੁੱਛਾਂ ਹਨ ਅਤੇ _ਹੰਕਾਰ _ਵਿਚ _ਮਚੇ _ਹੋਏ _ਹਨ।੨੮੫। 

ਬਾਣਾਂ ਦੀ _ਵਾਛੜ ਪੈਂਦੀ ਹੈ, _ਫੁਲਾਦੀ ਖੰਡੇ _ਧਾਰਨ _ਕੀਤੇ ਹੋਏ _ਹਨ। ਅੰਗ ਟੁਟ 
ਟੁਟ ਕੇ ਡਿਗ ਪਏ ਹਨ ਅਤੇ ਯੁੱਧ-ਭੂਮੀ ਵਿਚ ਚਲੀ ਜਾ ਰਹੇ ਹਨ।੨੮੬। 

ਮਾਸ ਦਾ ਆਹਾਰ _ਕਰਨ _ਵਾਲੇ _ਨਚਦੇ ਹਨ, ਆਕਾਸ਼ _ਵਿਚ _ਫਿਰਨ ਵਾਲੇ _(ਭੂਤ- 
ਪ੍ਰੇਤ ਜਾਂ ਇਲਾਂ-ਗਿਰਝਾਂ) ਪ੍ਰਸੰਨ ਹੋ ਰਹੇ ਹਨ। ਸ਼ਿਵ ਮੁੰਡਾਂ ਦੀ ਮਾਲਾ ਪਰੋ ਰਿਹਾ ਹੈ (ਮਾਨੋ) 
ਵਿਸ਼ਣੂ _('ਬਾਰੁਣੀਸੈ”) ਨੂੰ ਛਲ _ ਰਿਹਾ _ਹੋਵੇ।੨੮੭। 

ਤੇਜ਼ ਧਾਰਾਂ ਵਾਲੇ ਸ਼ਸਤ੍ਰ ਛੁਟਦੇ ਹਨ, ਅਸਤੁ (ਉਨ੍ਹਾਂ ਦੀ) ਝਾਲ ਨੂੰ 
ਯੁੱਧ-ਭੂਮੀ _ਵਿਚ (ਯੋਧਿਆਂ ਦਾ) ਲਹੂ ਡਿਗ _ਰਿਹਾ _ਹੈ। ਸੂਰਮੇ _ਕਟੇ _ਜਾਣ 
ਰਹੇਂ ਹਨ।੨੮੮। 


00 ਹੈ 
ਹੈ, 
3 


ਕ੍ਰੋਧ ਦੀ ਧਾਰ ਉਠਦੀ ਹੈ, ਸ਼ਸਤ੍ਰਾਂ ਦੇ ਖੂਬ _ਵਾਰ ਹੁੰਦੇ ਹਨ, ਲਹੂ 
ਖੜਗਾਂ _(ਆਪਸ _ ਵਿਚ) _ਖਹਿੰਦੀਆਂ ਹਨ, _ (ਵੀਰਾਂ ਵਿਚ) ਦੂਣਾ ਚਾਉ 
ਹੰ।੨੮੯। 


ਸੀ _ਦਸਮ-ਗ੍ਰੰਥ _ਸਾਹਿਬ 


ਪਿਪੰ" ਸ੍ਰੋਣ ਦੇਵੀ। ਹਸੈ ਅੰਸੁ ਭੇਵੀ। 
ਅਟਾ ਅਟ ਹਾਸੈ। ਸੁ ਜੋਤ ਪੁਕਾਸੰ। ੨੯॥0। 
ਢੁਕੇ ਢੀਠ _ਢਾਲੰ। ਨਚੇ ਮੁੰਡ ਮਾਲੰ। 

ਕਰੈ _ਸਸਤ _ਪਾਤੰ। _ਉਠੈ _ਅਸਤੁ _ਘਾਤੰ। ੨੯੧। 
ਰੁਪੇ ਵੀਰ ਧੀਰੰ। ਤਜੈ ਤਾਣ ਤੀਰੰ। 

ਝਮੈ ਬਿਜੁ ਥੇਗੰ। ਲਸੈ ਏਮ ਤੇਗੰ। ੨੯੨। 
ਖਹੇ _ਖਗ ਖੂਨੀ। ਚੜੈ ਚੌਪ ਦੂਨੀ। 

ਕਰੈ ਚਿਤ੍ਰ ਚਾਰੋ। ਬਕੈ _ਮਾਰੁ ਮਾਰੰ। ੨੯੩। 
ਅਪੋ ਆਪ ਦਾਬੈ। _ਰਣੰ ਬੀਰ ਫਾਬੈ। 

ਘਣੰ ਘਾਇ ਪੇਲੈ। ਮਹਾ ਵੀਰ ਝੇਲੈ। ੨੯੪। 
ਮੰਡੇ ਵੀਰ ਸੁਧੰ। ਕਰੈ ਮਲ ਜੁਧੰ। 

ਅਪੋ ਆਪ ਬਾਹੈ। _ਉਭੈ ਜੀਤ ਚਾਹੈ। ੨੯੫। 


ਰਣੰ ਰੰਗ _ਰਤੇ। ਚੜੇ ਤੇਜ ਤਤੇ। 
ਖੁਲੇ ਖਗ ਖੂਨੀ। ਚੜੇ _ਚਉਪ ਦੂਨੀ। ੨੯੬। 


ਨਭੰ ਹੂਰ ਪੂਰੰ। ਭਏ ਵੀਰ ਚੂਰੰ। 
ਬਜੈ ਤੂਰ _ਤਾਲੀ। ਨਚੇ_ਮੁੰਡ _ਮਾਲੀ। ੨੯੭। 


ਰਣ ਰੂਹ ਉਠੈ। ਸਰੰ_ਧਾਰ ਬੁਠੈ। 
ਗਜੈ ਵੀਰ _ਗਾਜੀ। ਤੁਰੇ ਤੁੰਦ ਤਾਜੀ। ੨੯੮। 
ਚੱਪਣਾ 
ਭਇਓ ਘੋਰ ਆਹਵ _ਬਿਕਰਾਰਾ। ਨਾਚੇ ਭੂਤ ਪ੍ਰੇਤ _ਬੈਤਾਰਾ। 
ਬੈਰਕ ਬਾਣ ਗਗਨ ਗਇਓ ਛਾਈ। _ਜਾਨੁਕ ਰੈਨ ਦਿਨਹਿ ਹੁਇ ਆਈ। _੨੯੯। 


ਕਹੂੰ ਪਿਸਾਚ ਪ੍ਰੇਤ _ਨਾਚੈ ਰਣਿ। ਜੂਝ ਜੂਝ _ਕਹੂੰ _ਗਿਰੇ ਸੁਭਟ ਗਣ। 
ਭਈਰਵ ਕਰਤ ਕਹੂੰ _ਭਭਕਾਰਾ। _ਉਡਤ _ਕਾਕ _ਕੰਕੈ _ਬਿਕਰਾਰਾ। _੩00। 


ਬਾਜਤ ਢੋਲ ਮ੍ਰਿਦੰਗ ਨਗਾਰਾ। _ਤਾਲ _ਉਪੰਗ _ਬੇਣ _ਬੰਕਾਰਾ। 
ਮੁਰਲੀ ਨਾਦ ਨਫੀਰੀ _ਬਾਜੇ। _ਭੀਰ _ਭਯਾਨਕ _ਹੁਐ ਤਜਿ _ਭਾਜੇ। _੩0੧। 


ਮਹਾ ਸੁਭਟ ਜੂਝੇ ਤਿਹ ਠਾਮਾ। ਖਰਭਰ ਪਰੀ ਇੰਦ੍ਰ ਕੇ _ਧਾਮਾ। 
ਬੈਰਕ _ਬਾਣ ਗਗਨ ਗਇਓ _ਛਾਈ। _ਉਠੈ ਘਟਾ ਸਾਵਣ ਜਨੁ ਆਈ। _੩0੨। 


ਚੌਬੀਸ ਅਵਤਾਰ ਪਪ 


ਦੇਵੀ ਲਹੂ _ਪੀਂਦੀ ਹੈ, _(ਮਾਨੋ) ਬਿਜਲੀ _('ਅਸੁ _ਭੇਵੀ) ਹਸ ਰਹੀ _ਹੋਵੇ। _(ਉਹ) 
ਖਿੜ _ਖਿੜਾ ਕੇ ਹਸ ਰਹੀ ਹੈ, ਉਸ ਦੀ ਜੋਤਿ ਪ੍ੁਕਾਸ਼ਮਾਨ ਹੋ __ਰਹੀ _ਹੈ।੨੯0। 

ਹਠੀ (ਯੋਧੇ) _ਢਾਲਾਂ ਲੈ _ਕੇ (ਨੇੜੇ) _ਢੁਕੇ _ਹਨ। _ ਮੁੰਡਾਂ ਦੀ ਮਾਲਾ _ਵਾਲਾ _(ਸ਼ਿਵ) 
ਨਚ ਰਿਹਾ ਹੈ। (ਸੂਰਮੇ) ਸ਼ਸਤ੍ਰਾਂ ਦਾ ਵਾਰ _ਕਰਦੇ ਹਨ, _ਅਸਤ੍ਰਾਂ ਦੇ _ਘਾਤ ਹੁੰਦੇ ਹਨ।੨੯੧। 

ਧੀਰਜਵਾਨ _ਸੂਰਮੇ _ਰੁਝੇ _ਹੋਏ _ਹਨ _ਅਤੇ ਜ਼ੋਰ _ਨਾਲ _ਤੀਰ _ਛਡਦੇ _ਹਨ। _ਤਲਵਾਰਾਂ 
ਇੰਜ _ ਚਮਕਦੀਆਂ _ ਹਨ _ ਜਿਵੇ' ਬਿਜਲੀ _ਲਿਸ਼ਕਦੀ _ਹੈ।੨੯੨। 

ਲਹੂ ਪੀਣੀ _ਤਲਵਾਰ _ਖਹਿ ਰਹੀ ਹੈ, _ਚਿਤ _ਵਿਚ (ਯੁੱਧ _ਦਾ) ਚਾਉ ਦੁਗਣਾ ਹੋ 
ਰਿਹਾ ਹੈ, ਸੁੰਦਰ _ਕਰਤਬ _ਕੀਤੇ ਜਾ ਰਹੇ ਹਨ, ਮੂੰਹੋਂ ਮਾਰੋ ਮਾਰੋ ਬੋਲ _ਰਹੇ _ਹਨ।੨੯੩। 

ਆਪੋ ਆਪਣੇ _ਦਾਬੇ ਮਾਰ ਰਹੇ ਹਨ, _ਰਣ _ਵਿਚ _ਸੂਰਮੇ _ਫਬ _ਰਹੇ ਹਨ, _ਬਹੁਤਿਆਂ 
ਨੂੰ ਜ਼ਖ਼ਮ _ਲਗਾਉਂਦੇ _ਹਨ, _ਮਹਾਵੀਰ _(ਸੌਂਟਾਂ ਨੂੰ) _ਸਹਾਰਦੇ _ਹਨ।੨੯੪। 

ਸੂਰਮੇ ਨਿਰੋਲ _ਵੀਰ _ਰਸ _ਵਿਚ ਮੌਡੇ _ਹੋਏ ਹਨ, _ਮੌਲ _(ਪਹਿਲਵਾਨ) _ਕੁਸ਼ਤੀਆਂ 
ਕਰਦੇ _ਹਨ। _ ਆਪੋ ਆਪਣੇ _ਦਾਓ ਵਰਤਦੇ ਹਨ, ਦੋਵੇਂ (ਆਪਣੀ ਆਪਣੀ) ਜਿਤ ਚਾਹੁੰਦੇ 
ਹਨ।੨੯੫। 

(ਜਿਹੜੇ) ਯੁੱਧ _ਵਿਚ ਰਤੇ ਹੋਏ ਹਨ, (ਉਨ੍ਹਾਂ ਨੂੰ) ਬਹੁਤ ਤੇਜ ਚੜ੍ਹਿਆ ਹੋਇਆ 
ਹੈ। ਲਹੂ ਦੀਆਂ _ਪਿਆਸੀਆਂ _ਤਲਵਾਰਾਂ _ਨੰਗੀਆਂ ਕੀਤੀਆਂ ਹੋਈਆਂ ਹਨ, _(ਸਭ ਨੂੰ) ਦੂਣਾ 
ਚਾਉ ਚੜ੍ਹਿਆ ਹੋਇਆ _ਹੈ।੨੯੬। 

ਆਕਾਸ਼ ਹੂਰਾਂ _ਨਾਲ ਭਰਿਆ ਹੋਇਆ ਹੈ, _(ਯੁੱਧ ਵਿਚ) ਸੂਰਮੇ _ਚੂਰ ਚੂਰ _(ਟੋਟੇ 
ਟੋਟੇ) ਹੋ ਰਹੇ ਹਨ, ਤੂਰ ਅਤੇ ਕੈਂਸੀਆਂ ਵਜ ਰਹੀਆਂ ਹਨ, ਸ਼ਿਵ ('ਮੁੰਡ ਮਾਲੀ”) ਨਚ ਰਿਹਾ 
ਹੰ।੨੯੭। 

ਯੁੱਧ-ਭੂਮੀ ਵਿਚ _ਰੌਲਾ ਪੈ ਰਿਹਾ ਹੈ, ਤੀਰਾਂ ਦੀ ਝੜੀ ਲਗੀ ਹੋਈ ਹੈ, _ਬਹਾਦਰ 
ਸੂਰਮੇ _ਗਜ _ਰਹੇ ਹਨ, ਘੋੜੇ _ਤੇਜ਼ੀ _ਨਾਲ _ਭਜ _ਰਹੇ _ਹਨ।੨੯੮। 
ਚੱਪਲ? 

ਬਹੁਤ ਭਿਆਨਕ _ਅਤੇ _ਵਿਕਰਾਲ _ ਯੁੱਧ _ਹੋ__ਰਿਹਾ _ਹੈ। _ਭੂਤ, ਪ੍ਰੇਤ _ਅਤੇ _ਬੈਤਾਲ 
ਨਚ ਰਹੇ _ਹਨ। _ਬੈਰਕਾਂ _(ਝੰਡਿਆਂ ਜਾਂ _ਭਾਲਿਆਂ) ਨਾਲ ਆਕਾਸ਼ ਭਰ _ਗਿਆ ਹੈ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _ਦਿਨ ਨੂੰ ਹੀ ਰਾਤ ਹੋ ਗਈ ਹੋਵੇ।੨੯੯। 
ਰਣ-ਭੂਮੀ ਵਿਚ ਕਿਤੇ _ਪਿਸ਼ਾਚ _ਅਤੇ _ਕਿਤੇ ਪ੍ਰੇਤ _ਨਚ _ਰਹੇ _ਹਨ, _ਕਿਤੇ ਯੋਧਿਆਂ 
ਟੋਲੇ ਲੜ _ਲੜ ਕੇ ਡਿਗ ਰਹੇ ਹਨ, ਕਿਤੇ ਭੈਰੋ _ਭਭਕ ਰਹੇ _ਹਨ, ਕਿਤੇ ਭਿਆਨਕ 
ਅਤੇ _ ਗਿਰਝਾਂ _ਉਡ _ ਰਹੀਆਂ _ ਹਨ।੩00। 
ਢੋਲ, _ਮਿਦੰਗ _ਅਤੇ _ਨਗਾਰੇ _ਵਜ ਰਹੇ _ਹਨ। _ਕੈਂਸੀਆਂ, _ਉਪੰਗ _ਅਤੇ _ਬੀਨਾਂ _ਵਜ 
ਸਨ। ਮੁਰਲੀ, ਨਾਦ, _ਨਫੀਰੀ (ਆਦਿ ਵਾਜੇ) ਵਜ ਰਹੇ _ਸਨ। _ਡਰਪੋਕ ਲੋਕ ਭੈਭੀਤ 
ਹੋ ਕੇ (ਯੁੱਧ-ਭੂਮੀ ਨੂੰ) ਛਡ ਕੇ ਭਜ ਰਹੇ ਸਨ।੩0੧। 

ਉਸ _ਸਥਾਨ _ਉਤੇ ਵੌਡੇ ਵੱਡੇ ਸੂਰਮੇ _ਜੂਝ _ਮੋਏ _ਹਨ। _ਇੰਦਰ _ਦੇ ਘਰ _ਖਲਬਲੀ 
ਮਚ _ਗਈ _ਹੈ। _ਬੈਰਕਾਂ _(ਝੋਡੇ ਜਾਂ ਨੇਜ਼ੇ) ਅਤੇ _ਬਾਣ ਆਕਾਸ਼ ਵਿਚ ਛਾ ਗਏ ਹਨ ਮਾਨੋ 
ਸਾਵਣ ਦੀ ਘਟ ਛਾ ਗਈ ਹੋਵੇ।੩0੨। 


੫੬ 


ਸੀ _ਦਸਮ-ਗ੍ੰਥ _ਸਾਹਿਬ 


ਤੰਮਰ ਛੰਦ 
ਬਹੁ _ਭਾਤਿ ਕੋਪੇ ਸਬੀਰ। _ਧਨੁ _ਤਾਨਿ ਤਿਆਗਤ _ਤੀਰ। 
ਸਰ ਅੰਗਿ ਜਾਸੁ _ਲਗੰਤ। ਭਟ ਸੁਰਗਿ ਬਾਸ _ਕਰੰਤ। ੩0੩। 


ਕਹੂੰ ਅੰਗ ਭੰਗ ਉਤੰਗ। ਕਹੂੰ ਤੀਰ ਤੇਗ ਸੁਰੰਗ। 
ਕਹੂੰ _ਚਉਰ ਚੀਰ _ਸੁਬਾਹ। ਕਹੂੰ ਸੁਧ ਸੇਲ ਸਨਾਹ। ੩0੪। 


ਰਣਿ ਅੰਗ ਰੰਗਤ ਐਸ। ਜਨੁ ਫੁਲ ਕਿੰਸਕ ਜੈਸ। 
ਇਕ ਐਸ ਜੂਝ _ਮਰੰਤ। ਜਨੁ _ਖੇਲਿ ਫਾਗੁ ਬਸੰਤ। ੩0੫। 


ਇਕ ਧਾਇ ਆਇ ਪਰੰਤ। ਪਗ ਦੈ ਨ ਭਾਗਿ ਚਲੰਤ। 
ਤਜਿ ਤ੍ਰਾਸ ਕਰਤ ਪ੍ਰਹਾਰ। ਜਨੁ _ਖੇਲ _ਫਾਗਿ _ਧਮਾਰ। ੩0੬। 


ਤਾਰਕਾ ਛੰਦ 
ਕਲਕੀ ਅਵਤਾਰ _ਰਿਸਾਵਹਿਗੇ। ਭਟ ਓਘ ਪ੍ਰਓਘ ਗਿਰਾਵਹਿਗੇ। 
ਬਹੁ _ਭਾਤਨ _ਸਸਤ੍ _ਪ੍ਰਹਾਰਹਿਗੇ। _ਅਰਿ _ਓਘ _ਪੂਓਘ _ਸੰਘਾਰਹਿਗੇ। _੩0੭। 


ਸਰ ਸੇਲ _ਸਨਾਹਰਿ ਛੂਟਹਿਗੇ। ਰਣ _ਰੈਗਿ _ਸੁਰਾਸੁਰ ਜੂਟਹਿਗੇ। 
ਸਰ ਸੇਲ ਸਨਾਹਰਿ _ਝਾਰਹਿਗੇ। ਮੁਖ ਮਾਰ _ਪਚਾਰ ਪ੍ਰਹਾਰਹਿਗੇ। ੩(0੮। 


ਜਮਡਢ _ਕ੍ਰਿਪਾਣ ਨਿਕਾਰਹਿਗੇ। _ਕਰਿ ਕੋਪ ਸੁਰਾਸੁਰ ਝਾਰਹਿਗੇ। 
ਰਣਿ ਲੁਥ ਪੈ ਲੂਥ ਗਿਰਾਵਹਿਗੇ। _ਲਖਿ ਪ੍ਰੇਤ ਪਰੀ ਰਹਸਾਵਹਿਗੇ। ੩0੯। 


ਰਣਿ ਗੂੜ ਅਗੂੜਣਿ _ਗਜਹਿਗੇ। _ਲਖਿ _ਭੀਰ _ਭਯਾਹਵ _ਭਜਹਿਗੇ। 
ਸਰ ਬਿੰਦ ਪ੍ਰਬਿੰਦ ਪ੍ਰਹਾਰਹਿਗੇ। _ਰਣਰੋਗਿ ਅਭੀਤ _ਬਿਹਾਰਹਿਗੇ। _੩੧0। 


ਖਗ _ਉਧ ਅਧੋਂ ਅਧ _ਬਜਹਿਗੇ। ਲਖਿ ਜੋਧ ਮਹਾ ਜੁਧ ਗਜਹਿਗੇ। 
ਅਣਿਣੇਸ ਦੁਹੂੰ ਦਿਸ _ਢੂਕਹਿਗੇ। ਮੁਖ _ਮਾਰ ਮਹਾ ਸੁਰ _ਕੂਕਹਿਗੇ। _੩੧੧। 


ਗਣ ਗੰਧੂਵ ਦੇਵ ਨਿਹਾਰਹਿਗੇ। ਜੈ ਸਦ _ਨਿਨਦ _ਪੁਕਾਰਹਿਗੇ। 
ਜਮਦਾੜਿ ਕ੍ਰਿਪਾਣਣਿ _ਬਾਹਹਿਗੇ। _ਅਧਅੰਗ _ਅਧੋਅਧ _ਲਾਹਹਿਗੇ। _੩੧੨। 


ਰਣਰੈਗਿ ਤੁਰੋਗੇ _ਬਾਜਹਿਗੇ। ਡਫ _ਝਾਂਝ _ਨਫੀਰੀ _ਗਾਜਹਿਗੇ। 


ਅਣਿਣੇਂਸ ਦੁਹੂੰ ਦਿਸ ਧਾਵਹਿਗੈ। ਕਰਿ _ਕਾਢਿ ਕ੍ਰਿਪਾਣ ਕੰਪਾਵਹਿਗੇ। ੩੧੩। 


ਚੌਬੀਸ ਅਵਤਾਰ ਪ੭ 


ਤਮਰਾ ਛੰਦ 

ਬਲਵਾਨ ਬਹੁਤ ਤਰ੍ਹਾਂ ਨਾਲ ਕ੍ਰੋਧਵਾਨ ਹੋਏ _ਹਨ। ਧਨੁਸ਼ਾਂ ਨੂੰ ਖਿਚ _ਖਿਚ _ਕੇ _ਤੀਰ 
ਛਡਦੇ ਹਨ। ਜਿਸ ਦੇ ਅੰਗ ਨੂੰ ਜਾ ਕੇ ਤੀਰ ਵਜਦੇ ਹਨ, (ਉਹ) ਸੂਰਮੇ ਸਵਰਗ _ਵਿਚ 
ਵਾਸ ਕਰਦੇ ਹਨ।੩0੩। 

ਕਿਤੇ ਉੱਚੇ ਕਦ ਵਾਲੇ (ਸੂਰਮਿਆਂ ਦੇ) ਅੰਗ ਟੁਟ ਕੇ _ਡਿਗੇ ਪਏ _ਹਨ। _ਕਿਤੇ ਤੀਰਾਂ 
ਅਤੇ ਤੇਗਾਂ ਦਾ ਸੁੰਦਰ ਰੰਗ (ਵਿਖਾਈ ਦੇ ਰਿਹਾ ਹੈ)। ਕਿਤੇ ਯੋਧਿਆਂ ਦੇ ਚੌਰ ਅਤੇ ਬਸਤੁ 
(ਡਿਗੇ ਪਏ _ਹਨ)। _ਕਿਤੇ ਸੁੰਦਰ _ਨੇਜ਼ੇ _ਅਤੇ _ਕਵਚ _(ਟੁਟੇ ਪਏ _ਹਨ)।੩0੪। 

ਯੁੱਧ-ਭੂਮੀ ਵਿਚ (ਸੂਰਮਿਆਂ ਦੇ) ਅੰਗ _ਇਸ ਤਰ੍ਹਾਂ _ਰੈਗੇ ਪਏ ਹਨ, ਮਾਨੋ (ਜਿਵੇਂ) 
ਕੇਸੂ ਦੇ ਫੁਲ (ਰੁਲ ਰਹੇ ਹੋਣ)। ਇਕ (ਯੋਧੇ) ਇਸ ਤਰ੍ਹਾਂ ਜੂਝ ਕੇ ਮਰਦੇ ਹਨ, ਮਾਨੋ _ਫਾਗ 
ਖੇਡ _ਕੇ (ਥਕੇ ਹੋਏ _ਲੇਟੇ _ਹੋਣ)।੩0੫। 

ਇਕ ਧਾਵਾ ਕਰ ਕੇ ਆ ਪੈਂਦੇ ਹਨ, ਦੋ ਕਦਮ ਵੀ _ਭਜਦੇ ਨਹੀਂ _ਹਨ। ਡਰ ਨੂੰ 
ਛਡ ਕੇ ਵਾਰ ਕਰਦੇ ਹਨ, ਮਾਨੋ _ਫਾਗ _ ਖੇਡ _ਰਹੇ _ਹੋਣ।੩(੬। 
ਤਾਰਕਾ ਛੰਦ 

ਕਲਕੀ _ ਅਵਤਾਰ _ਕ੍ਰੋਧਵਾਨ ਹੋਣਗੇ, ਸੂਰਮਿਆਂ _ਦੇ _ਟੋਲਿਆਂ ਦੇ ਟੋਲੇ (ਮਾਰ ਕੇ) 
ਡਿਗਾ _ਦੇਣਗੇ। _ਬਹੁਤ ਤਰ੍ਹਾਂ ਦੇ _ਸ਼ਸਤ੍ਰਾਂ ਨੂੰ _ਚਲਾਉਣਗੇ ਅਤੇ _ਵੈਰੀਆਂ ਦੇ ਝੁੰਡਾਂ ਦੇ ਝੁੰਡ 
ਖਪਾ _ਦੇਣਗੇ।੩0੭। 

ਕਵਚਾਂ _('ਸਨਾਹਰਿ”) ਨੂੰ _ ਫੰਡਣ ਵਾਲੇ _ਤੀਰ _ ਅਤੇ _ਬਰਛੇ _ਚਲਣਗੇ। _ ਯੁੱਧ-ਭੂਮੀ 


ਵਿਚ ਦੇਵਤੇ ਅਤੇ _ਦੈੱਤ _ਜੁਟਣਗੇ। _ਤੀਰ _ਅਤੇ _ਬਰਛੇ _ਕਵਚਾਂ _ਉਤੇ _ਝਾੜਨਗੇ। _ ਮੂੰਹ _ ਤੋਂ 
ਮਾਰੋ __ਮਾਰੋ ਲਲਕਾਰ _ਕੇ _(ਸ਼ਸਤ੍ਰਾਂ _ਦਾ) _ਪੁਹਾਰ _ ਕਰਨਗੇ।੩0੮। 

ਜਮਦਾੜ੍ਹਾਂ _ਅਤੇ ਤਲਵਾਰ _ਕਢਣਗੇ। ਕ੍ਰੋਧ _ਕਰ _ਕੇ ਦੇਵਤੇ ਅਤੇ ਦੈੱਤ (ਇਕ ਦੂਜੇ 
ਉਤੇ) _ਝਾੜਨਗੇ। _ਰਣ-ਭੂਮੀ _ਵਿਚ _ਲੋਥ _ਉਤੇ _ਲੋਥ _ਚੜ੍ਹਾਉਣਗੇ। _ਪ੍ਰੇਤ _ਅਤੇ _ਪਰੀਆਂ _ਵੇਖ 
ਕੇ _ਪੁਸੰਨ _ਹੋਣਗੀਆਂ।੩0੯। 

ਯੁੱਧ _ਵਿਚ _ (ਸੂਰਮੇ) ਪ੍ਰਗਟ _ਅਤੇ _ਗੁਪਤ _ਗਜਣਗੇ। _(ਉਸ) _ਭਿਆਨਕ _ ਯੁੱਧ _ਨੂੰ 


ਵੇਖ _ਕੇ _ਕਾਇਰ _ਲੋਕ ਭਜ _ਜਾਣਗੇ। _(ਸੂਰਮੇ) _ਛੇਤੀ ਛੇਤੀ _(ਅਰਥਾਂਤਰ-ਝੁੰਡਾਂ ਦੇ ਝੰਡ) 
ਤੀਰ _ਚਲਾਉਣਗੇ _ਅਤੇ _ ਯੁੱਧ-ਭੂਮੀ _ਵਿਚ _ਨਿਡਰ _ਹੋ ਕੇ _ਫਿਰਨਗੇ।੩੧0। 

ਤਲਵਾਰਾਂ _ਉੱਚੀਆਂ _ਉਠ _ਕੇ _ਔਧੀਆਂ _ਪਚਧੀਆਂ _ਵਜਣਗੀਆਂ। ਯੋਧੇ _ਮਹਾਨ _ਯੁੱਧ 
ਨੂੰ ਵੇਖ _ਕੇ _ਗਜਣਗੇ। _ਦੋਹਾਂ ਪਾਸਿਆਂ ਦੇ _ਸੈਨਾਪਤੀ _('ਅਣਿਣੇਸ”) (ਸਾਹਮਣੇ ਹੋਕੇ) 
ਢੁਕਣਗੇ। _ਮੁਖ _ਤੋਂ _'ਮਾਰੋ __ਮਾਰੋਂ` ਉੱਚੇ ਸੁਰ _ਨਾਲ _ਕੂਕਣਗੇ।੩੧੧। 

ਗਣ, _ਗੰਧਰਬ ਅਤੇ ਦੇਵਤੇ (ਯੁੱਧ ਨੂੰ) ਵੇਖ _ਕੇ _ਅਖੰਡ _ਸੁਰ ਨਾਲ ਜੈ-ਜੈਕਾਰ ਦਾ 
ਸ਼ਬਦ _ਉਚਾਰਨਗੇ। _ਜਮਦਾੜ੍ਹਾਂ ਅਤੇ _ਕ੍ਰਿਪਾਨਾਂ _ਚਲਾਉਣਗੇ। _(ਯੋਧਿਆਂ ਦੇ) ਅੱਧੇ _ਅੱਧੇ _ਕਰ 
ਕੇ (ਅਗੇ ਹੀ) ਅਧੇ ਹੋਏ ਅੰਗ _ਉਤਾਰ _ਦੇਣਗੇ।੩੧੨। 

ਰਣ-ਭੂਮੀ ਵਿਚ ਤੁਰੀਆਂ _ਵਜਣਗੀਆਂ। _ਡਫ, _ਝਾਂਝ _ਅਤੇ _ਨਫੀਰੀਆਂ _ਗਜਣਗੀਆਂ। 
ਸੈਨਾਪਤੀ _('ਅਣਿਣੇਸ”) ਦੋਹਾਂ _ਦਿਸ਼ਾਵਾਂ ਵਿਚ _ਧਾਵਾ _ਕਰਨਗੇ _ਅਤੇ ਹੱਥਾਂ _ਵਿਚ _ਕ੍ਰਿਪਾਨਾਂ 
ਕਢ ਕੇ ਘੁੰਮਾਉਣਗੇ।੩੧੩। 


੫੮ 


ਸੀ _ਦਸਮ-ਗ੍ਰੰਥ _ਸਾਹਿਬ 


ਰਣਿ ਕੁੰਜਰ ਪੁੰਜ ਗਰਜਹਿਗੇ। _ਲਖਿ ਮੇਘ ਮਹਾ ਦੁਤਿ _ਲਜਹਿਗੇ। 
ਰਿਸ ਮੰਡਿ ਮਹਾ ਰਣ ਜੂਟਹਿਗੇ। ਛੁਟਿ ਛਤਰ ਛਟਾਛਟ ਛੂਟਹਿਗੇ। ੩੧੪। 


ਰਣਣੰਕ ਨਿਸਾਣ ਦਿਸਾਣ ਘੁਰੇ। ਗੜਗਜ _ਹਠੀ ਰਣ ਰੰਗਿ ਫਿਰੇ। 
ਕਰਿ ਕੋਪ ਕ੍ਰਿਪਾਣ ਪ੍ਰਹਾਰਹਿਗੇ। ਭਟ ਘਾਇ ਝਟਾਝਟ _ਝਾਰਹਿਗੇ। _੩੧੫। 


ਕਰਿ ਕਾਢਿ ਕ੍ਰਿਪਾਣ ਕੰਪਾਵਹਿਗੇ। _ਕਲਿਕੀ ਕਲਿ ਕ੍ਰਿਤ ਬਢਾਵਹਿਗੇ। 
ਰਣਿ ਲੂਥ ਪਲੂਥ _ਬਿਥਾਰਹਿਗੇ। _ਤਕਿ ਤੀਰ ਸੁ _ਬੀਰਨ _ਮਾਰਹਿਗੇ। _੩੧੬। 


ਘਣ ਘੁੰਘਰ ਘੋਰ ਘਮਕਹਿਗੇ। _ਰਣ ਮੋ ਰਣਧੀਰ ਪਲਕਹਿਗੇ। 
ਗਹਿ ਤੇਗ ਝੜਾਝੜ _ਝਾੜਹਿਗੇ। _ਤਕਿ ਤੀਰ ਤੜਾਤੜ _ਤਾੜਹਿਗੇ। _੩੧੭। 


ਗਜ ਬਾਜ _ਰਥੀ ਰਥ ਕੂਟਹਿਗੇ। ਗਹਿ _ਕੇਸਨ ਏਕਿਨ ਝੂਟਹਿਗੇ। 
ਲਖ _ਲਾਤਨ ਮੁਸਟ ਪ੍ਰਹਾਰਹਿਗੇ। _ਰਣਿ _ਦਾਤਨ ਕੇਸਨੁ _ਪਾਰਹਿਗੇ। _੩੧੮। 


ਅਵਣੇਸ _ਅਣੀਣਿ ਸੁਧਾਰਹਿਗੇ। ਕਰਿ ਬਾਣ ਕ੍ਰਿਪਾਣ ਸੰਭਾਰਹਿਗੇ। 
ਕਰਿ ਰੋਸ ਦੁਹੂੰ ਦਿਸਿ _ਧਾਵਹਿਗੇ। _ਰਣਿ _ਸੀਝਿ _ਦਿਵਾਲਯ _ਪਾਵਹਿਗੇ। _੩੧੯। 


ਛਣਣੰਕਿ ਕ੍ਿਪਾਣ ਛਣਕਹਿਗੀ। ਝਣਣਕਿ ਸੰਜੋਅ ਝਣਕਹਿਹਗੀ। 
ਕਣਣੰਛਿ ਕੰਧਾਰਿ ਕਣਛਹਿਗੇ। ਰਣਰੌਗਿ ਸੁ _ਚਾਚਰ _ਮਚਹਿਗੇ। _੩੨0। 


ਦੁਹੂੰ ਓਰ ਤੇ ਸਾਂਗ ਅਨਚਹਿਗੀ। ਜਟਿ ਧੂਰਿ ਧਰਾਰੰਗਿ ਰਚਹਿਗੀ। 
ਕਰਵਾਰਿ ਕਟਾਰੀਆ _ਬਜਹਿਗੀ। ਘਟ ਸਾਵਣਿ ਜਾਣੂ ਸੁ ਗਜਹਿਗੀ। ੩੨੧। 


ਭਟ ਦਾਤਨ ਪੀਸ _ਰਿਸਾਵਹਿਗੇ। ਦੁਹੁੰ ਓਰਿ ਤੁਰੰਗ ਨਚਾਵਹਿਗੇ। 
ਰਣਿ ਬਾਣ _ਕਮਾਣਣਿ ਛੋਰਹਿਗੇ। _ਹਯ ਤ੍ਰਾਣ _ਸਨਾਹਿਨ ਫੋਰਹਿਗੇ। _੩੨੨। 


ਘਟਿ ਜਿਉ ਘਣਿ ਕੀ ਘੁਰਿ ਢੂਕਹਿਗੇ। ਮੁਖ ਮਾਰ ਦਸੋ ਦਿਸ ਕੂਕਹਿਗੇ। 
ਮੁਖ ਮਾਰ ਮਹਾ ਸੁਰ ਬੋਲਹਿਗੇ। _ਗਿਰਿ ਕੰਚਨ ਜੇਮਿ ਨ ਡੋਲਹਿਗੇ। ੩੨੩। 


ਹਯ ਕੋਟਿ ਗਜੀ ਗਜ ਜੁਝਹਿਗੇ। ਕਵਿ ਕੋਟਿ ਕਹਾ ਲਗ _ਬੁਝਹਿਗੇ। 
ਗਣ ਦੇਵ ਅਦੇਵ ਨਿਹਾਰਹਿਗੇ। ਜੈ ਸਦ _ਨਿਨਦ ਪੁਕਾਰਹਿਗੇ। ੩੨੪। 


ਚੌਬੀਸ ਅਵਤਾਰ ੫੯ 


ਰਣ-ਭੂਮੀਆਂ _ਵਿਚ _ਹਾਥੀਆਂ ਦੇ ਝੁੰਡ _ਗਰਜਨਗੇ _(ਜਿਨ੍ਹਾਂ _ਦੀ) ਮਹਾਨ ਸ਼ੋਭਾ ਨੂੰ 
ਵੇਖ _ਕੇ _ਬਦਲ _ਸ਼ਰਮਿੰਦੇ ਹੋਣਗੇ। _(ਸੂਰਮੇ) _ਕ੍ਰੋਧਵਾਨ ਹੋ ਕੇ (ਉਸ) _ਮਹਾਨ ਯੁੱਧ _ਵਿਚ 
ਜੁਟਣਗੇ। ਛਤਰ _ਜਲਦੀ ਜਲਦੀ ਛੁਟ ਕੇ ਡਿਗਣਗੇ।੩੧੪। 


ਰਣ-ਭੂਮੀ ਵਿਚ _ ਨਗਾਰੇ _ (ਸਾਰੀਆਂ) _ਦਿਸ਼ਾਵਾਂ _ਵਿਚ _ਗੂੰਜਣਗੇ। _ਗੜਗਜ _ਹਠੀਲੇ 
(ਯੋਧੇ) _ਰਣ-ਭੂਮੀ _ਵਿਚ _ਫਿਰਨਗੇ। _ਕ੍ਰੋਧਵਵਾਨ ਹੋਕੇ ਤਲਵਾਰਾਂ _ਚਲਾਉਣਗੇ। ਯੋਧੇ _ਝਟਪਟ 
(ਸ਼ਸਤ੍ਰ) _ਝਾੜ _ਕੇ ਘਾਇਲ _ ਕਰਨਗੇ।੩੧੫। 

ਤਲਵਾਰ _ਕਢ _ਕੇ ਹੱਥਾਂ _ਵਿਚ _ਕੰਬਾਉਣਗੇ। _ਕਲਕੀ _ ਅਵਤਾਰ _ਕਲਿਯੁਗ _ਵਿਚ 
ਆਪਣਾ _ ਯਸ਼ _ਵਧਾਉਣਗੇ। _ਰਣ-ਕਭੂਮੀ _ਵਿਚ _ਲੋਥਾਂ _ਉਤੇ _ਲੋਥਾਂ ਖਿਲਾਰ _ਦੇਣਗੇ। _ ਤਕ 
ਤਕ ਕੇ ਸੂਰਮਿਆਂ ਨੂੰ _ਤੀਰ _ ਮਾਰਨਗੇ।੩੧੬। 


ਬਹੁਤ ਸਾਰੇ _ਘੁੰਘਰੂ ਭਿਆਨਕ _ਸੁਰ _ਨਾਲ _ਖੜਕਣਗੇ। _ ਯੁੱਧ _ਵਿਚ _ਸੂਰਮੇ _ਤੀਰ 
ਉਛਾਲਣਗੇ। _ ਤਲਵਾਰਾਂ _ਫੜ ਕੇ _ (ਵੈਰੀਆਂ _ਉਤੇ) _ਤੁਰਤ _ਝਾੜ _ਦੇਣਗੇ। _ (ਵੈਰੀਆਂ ਨੂੰ) 
ਤਕ ਤਕ ਕੇ ਤੁਰਤ ਤੀਰਾਂ ਨਾਲ ਤਾੜਨਗੇ (ਅਰਥਾਤ [ਚਲਾਉਣਗੇ)।੩੧੭। 


ਹਾਥੀ, ਘੋੜੇ, ਰਥਵਾਨ ਅਤੇ _ਰਥਾਂ_ ਨੂੰ _ਕੁਟਣਗੇ। _ਇਕਨਾਂ _(ਯੋਧਿਆਂ) ਨੂੰ ਕੇਸਾਂ _ ਤੋਂ 
ਪਕੜ _ਕੇ ਝਟਕੇ _ਦੇਣਗੇ। _ਲੱਖਾਂ (ਯੋਧਿਆਂ) ਨੂੰ _ਲਤਾਂ ਅਤੇ _ਮੁਕਿਆਂ ਨਾਲ _ਕੁਟਣਗੇ। _ਯੁੱਧ- 
ਭੂਮੀ _ਵਿਚ _(ਇਕਨਾਂ ਦੇ _) ਦੰਦ ਅਤੇ ਕੇਸ _ਪੁਟ _ਦੇਣਗੇ।੩੧੮। 

ਰਾਜਿਆਂ _ਅਤੇ _ ਸੈਨਾ _ਨਾਇਕਾਂ _ ਨੂੰ _ਸੁਧਾਰਨਗੇ। _ਹੱਥ _ਵਿਚ _ਬਾਣ _ਤੇ ਕ੍ਰਿਪਾਨ 
ਸੰਭਾਲਣਗੇ। _ਰੋਸ _ਕਰ _ਕੇ ਦੋਹਾਂ _ਪਾਸਿਆਂ _ਨੂੰ _ਭਜਣਗੇ। _ਰਣ-ਭੂਮੀ _ਵਿਚ ਜਿਤ ਕੇ 
ਸਵਰਗ _ ('ਦਿਵਾਲਯ”) ਨੂੰ ਪ੍ਰਾਪਤ _ ਕਰਨਗੇ।੩੧੯। 


ਛਣਕਾਰ ਕਰਦੀ ਹੋਈ ਕ੍ਰਿਪਾਨ ਛਣਕੇਗੀ। ਝਣ-ਝਣ ਕਰਦੀਆਂ ਕਵਚਾਂ 
ਡਿਗਣਗੀਆਂ। _ ਕੰਧਾਰੀ ਘੋੜਿਆਂ _ਦੀ _ਹਿਣਹਿਣਾਹਠ _ਹੋਵੇਗੀ। _ਯੁੱਧ-ਭੂਮੀ ਵਿਚ _ਫਾਗ 
ਮਚੌਗੀ।੩੨0। 

ਦੋਹਾਂ ਪਾਸਿਆਂ ਤੋਂ _ਬਰਛੇ _ਉਗਰੇ _ਜਾਣਗੇ। _ਸ਼ਿਵ _ਧੂੜ _ਵਿਚ _ਧੁੰਧਲੇ _ਹੋ__ਜਾਣਗੇ। 
ਤਲਵਾਰਾਂ `ਤੇ _ਕਟਾਰਾਂ ਜ਼ੋਰ _ਨਾਲ _ ਵਜਣਗੀਆਂ, _ ਮਾਨੋ ਸਾਵਣ _ ਦੀਆਂ _ਘਟਾਵਾਂ ਗਰਜ 
ਰਹੀਆਂ ਹੌਣ।੩੨੧। 

ਯੋਧੇ ਕ੍ਰੋਧਵਾਨ ਹੋ ਕੇ ਦੰਦ _ਪੀਹਣਗੇ। (ਯੋਧੇ) ਦੋਹਾਂ ਪਾਸੇ ਘੋੜਿਆਂ ਨੂੰ _ਨਚਾਉਣਗੇ। 
ਰਣ-ਭੂਮੀ ਅੰਦਰ _ਕਮਾਨਾਂ _ਵਿਚੋਂ _ਤੀਰ _ਛਡਣਗੇ _ (ਜਿਨ੍ਹਾਂ _ਨਾਲ) ਘੋੜਿਆਂ ਦੀਆਂ (ਲੋਹੇ 
ਦੀਆਂ _ਜਾਲੀਦਾਰ) _ਝੁਲਾਂ ਅਤੇ ਕਵਚ _ (“ਸਨਾਹਿਨ”) _ਭੰਨਣਗੇ।੩੨੨। 

(ਸੈਨਾਵਾਂ) _ਬਦਲਾਂ _ ਦੀਆਂ _ ਘਟਾਵਾਂ _ਵਾਂਗ _ ਗਰਜਦੀਆਂ _ ਹੋਈਆਂ _ਨੇੜੇ _ ਢੁਕਣਗੀਆਂ। 
ਸਾਰੀਆਂ ਦਿਸ਼ਾਵਾਂ ਤੋਂ (ਯੋਧੇ) ਮਾਰੋ ਮਾਰੋ _ਕੂਕਣਗੇ। ਮੂੰਹ ਤੋਂ ਉੱਚੀ ਆਵਾਜ਼ ਵਿਚ ਮਾਰੋ 
ਮਾਰੋ _ਬੋਲਣਗੇ। _ ਸੁਮੇਰ ਪਰਬਤ _ ਵਾਂਗ _ ਨਹੀਂ __ ਡੋਲਣਗੇ।੩੨੩। 

ਕਰੋੜਾਂ _ਘੋੜੇ, _ਹਾਥੀ _ਅਤੇ _ਹਾਥੀਆਂ _ਦੇ ਸਵਾਰ _ਜੂਝਣਗੇ। _ਕਵੀ _ਕਰੋੜਾਂ _ਦੀ 
ਗਿਣਤੀ ਕਿਥੋਂ ਤਕ _ਕਰਨਗੇ। _ਗਣ, _ਦੇਵਤੇ ਅਤੇ ਦੈਂਤ _ਵੇਖਣਗੇ। ਉੱਚੀ ਸੁਰ ਵਿਚ _ਜੈ- 
ਜੈਕਾਰ ਬੋਲਣਗੇ।੩੨੪। 


ਸੀ _ਦਸਮ-ਗ੍ਰੰਥ _ਸਾਹਿਬ 


ਲਖ _ਬੈਰਖ ਬਾਨ _ਸੁਹਾਵਹਿਗੇ। ਰਣ ਰੰਗ _ਸਮੈ _ਫਹਰਾਵਹਿਗੇ। 
ਬਰ ਢਾਲ _ਢਲਾ ਢਲ ਢੂਕਹਿਗੇ। ਮੁਖ ਮਾਰ ਦਸੋ _ਦਿਸਿ ਕੂਕਹਿਗੇ। ੩੨੫। 


ਤਨ ਤਰਾ ਣ ਪੁਰਜਨ _ਉਡਹਿਗੇ। _ਗਡਵਾਰ _ਗਾਡਾਗਡ _ਗੁਡਹਿਗੇ। 

ਰਣਿ ਬੈਰਖ ਬਾਨ _ਝਮਕਹਿਗੇ। _ਭਟ ਭੂਤ _ਪਰੇਤ _ਭਭਕਹਿਗੇ। _੩੨੬। 
ਬਰ _ਬੈਰਖ ਬਾਨ ਕ੍ਰਿਪਾਣ ਕਹੂੰ। ਰਣਿ _ਬੋਲਤ ਆਜ ਲਗੇ _ਅਜਹੂੰ। 
ਗਹਿ _ਕੇਸਨ ਤੇ ਭ੍ਰਮਾਵਹਿਗੇ। ਦਸ ਹੂੰ _ਦਿਸਿ ਤਾਕਿ ਚਲਾਵਹਿਗੇ। _੩੨੭। 


ਅਰੁਣੰ _ਬਰਣੰ ਭਟ ਪੇਖੀਅਹਿਗੇ। _ਤਰਣੰ _ਕਿਰਣੰ ਸਰ _ਲੇਖੀਅਹਿਗੇ। 
ਬਹੁ _ਭਾਤਿ ਪ੍ਰਭਾ ਭਟ ਪਾਵਹਿਗੇ। ਰੰਗ _ਕਿੰਸੁਕ ਦੇਖਿ ਲਜਾਵਹਿਗੇ। _੩੨੮। 


ਗਜ ਬਾਜ ਰਥੀ ਰਥ ਜੁਝਹਿਗੇ। ਕਵਿ ਲੋਗ ਕਹਾ ਲਗਿ ਬੁਝਹਿਗੇ। 
ਜਸੁ ਜੀਤ ਕੈ ਗੀਤ _ਬਨਾਵਹਿਗੇ। ਜੁਗ ਚਾਰ ਲਗੈ ਜਸੁ _ਗਾਵਹਿਗੇ। ੩੨੯। 


ਅਚਲੇਸ ਦੁਹੂੰ `ਦਿਸਿ ਧਾਵਹਿਗੇ। ਮੁਖਿ ਮਾਰੁ ਸੁ _ਮਾਰੁ _ਉਘਾਵਹਿਗੇ। 
ਹਥਿਯਾਰ ਦੁਹੂੰ _ਦਿਸਿ ਛੂਟਹਿਗੇ। ਸਰ _ਓਘ _ਰਣੈ ਧਨੁ” ਟੂਟਹਿਗੇ। ੩੩0। 


ਗਾੰਨ ਘੋਲ ਅਨਾ ਛੰਟ 
ਭਟ ਗਾਜਹਿਗੇ। ਘਨ ਲਾਜਹਿਗੇ। 
ਦਲ _ਜੂਟਹਿਗੇ। ਸਰ _ਛੂਟਹਿਗੇ। _੩੩੧। 
ਸਰ _ਬਰਖਹਿਗੇ। ਧਨੁ _ਕਰਖਹਿਗੇ। 
ਅਸਿ _ਬਾਜਹਿਗੇ। _ਰਣਿ ਸਾਜਹਿਗੇ। ੩੩੨। 
ਭੂਅ ਡਿਗਹਿਗੇ। _ਭਯ _ਭਿਗਹਿਗੇ। 
ਉਠ _ਭਾਜਹਿਗੇ। ਨਹੀ _ਲਾਜਹਿਗੇ। ੩੩੩। 
ਗਣ ਦੇਖਹਿਗੇ। ਜਯ _ਲੋਖਹਿਗੇ। 
ਜਸੁ _ਗਾਵਹਿਗੇ। ਮੁਸਕਯਾਵਹਿਗੇ। ੩੩੪। 
ਪ੍ਰਣ ਪੂਰਹਿਗੇ। ਰਜਿ _ਰੂਰਹਿਗੇ। 
ਰਣਿ ਰਾਜਹਿਗੇ। ਗਣ _ਲਾਜਹਿਗੇ। _੩੩੫। 
ਰਿਸ ਮੰਡਹਿਗੇ। ਸਰ _ਛੰਡਹਿਗੇ। 
ਰਣ ਜੂਟਹਿਗੇ। ਅਸਿ ਟੂਟਹਿਗੇ। ੩੩੬। 
ਗਲ _ਗਾਜਹਿਗੇ। ਨਹੀ _ਭਾਜਹਿਗੇ। 
ਅਸਿ _ਝਾਰਹਿਗੇ। _ਅਰਿ _ਮਾਰਹਿਗੇ। _੩੩੭। 


ਚੌਬੀਸ ਅਵਤਾਰ ੬੧ 


ਲੱਖਾਂ ਬਾਣ ਅਤੇ _ਝੰਡੇ ਸ਼ੋਭਾ _ਪਾਣਗੇ। ਯੁੱਧ-ਭੂਮੀ _ਵਿਚ _(ਯੁੱਧ) ਵੇਲੇ _ਲਹਿਰਾਉਣਗੇ। 
ਚੇਗੀਆਂ _ਢਾਲਾਂ _ਢਲ _ਢਲ _ਕਰ ਕੇ ਟਕਰਾਉਣਗੀਆਂ। _ਦਸਾਂ ਦਿਸ਼ਾਵਾਂ ਵਿਚ (ਯੋਧੇ) ਮਾਰੋ 
ਮਾਰੋ _ਬੋਲਣਗੇ।੩੨੫। 

ਕਵਚਾਂ (ਤਨੁ _ਤ੍ਰਾਣ') ਦੇ ਪੁਰਜ਼ੇ _ਉਡਣਗੇ। (ਤੀਰਾਂ ਨੂੰ) _ਗਡ _ਦੇਣ ਵਾਲੇ (ਯੋਧੇ) 
ਗਡਾ _ਗਡ _ਕਰਦੇ (ਤੀਰਾਂ ਨੂੰ) _ਗਡ _ਦੇਣਗੇ। _ਰਣ-ਭੂਮੀ ਵਿਚ _ਬਾਣ ਅਤੇ ਝੰਡੇ _ਝਮਕਣਗੇ। 
ਯੋਧੇ, ਭੂਤ, _ਪ੍ਰਤ _ਭਭਕਣਗੇ।੩੨੬। 

(ਰਣ ਵਿਚ) ਕਿਤੇ ਸੁੰਦਰ ਬਾਣ, ਕ੍ਰਿਪਾਨ ਅਤੇ ਝੰਡੇ _(ਪਕੜੇ ਹੋਏ ਹੋਣਗੇ)। (ਯੋਧੇ) 
ਰਣ ਵਿਚ _ਬੋਲਣਗੇ ਕਿ _ਅਜ _ਤਕ ਅਜਿਹਾ (ਯੁੱਧ _ਨਹੀਂ) ਹੋਇਆ। _ਕਿਤਨਿਆਂ ਨੂੰ ਕੇਸਾਂ 
ਤੋਂ ਪਕੜ _ਕੇ _ਘੁੰਮਾਉਣਗੇ _ਅਤੇ _ਦਸਾਂ ਦਿਸ਼ਾਵਾਂ ਵਿਚ _ਤਕ ਕੇ (ਸ਼ਸਤੁ _ਅਤੇ _ਅਸਤੁ) 
ਚਲਾਉਣਗੇ।੩੨੭। 

(ਸਾਰੇ) _ਯੋਧੇ _ਲਾਲ _ਰੰਗ _ਵਿਚ _ਦਿਖਣਗੇ। _ਸੂਰਜ _ਦੀਆਂ ਕਿਰਨਾਂ _ਵਰਗੇ ਤੀਰ 
ਦਿਸਣਗੇ। _ਯੋਧੇ _ਬਹੁਤ ਤਰ੍ਹਾਂ _ਦੀ ਸ਼ੋਭਾ ਪ੍ਰਾਪਤ _ਕਰਨਗੇ। _(ਉਨ੍ਹਾਂ ਦੇ) ਰੰਗ ਨੂੰ ਵੇਖ ਕੇ 
ਕੇਸੂ ਵੀ _ਹੀਣਾ ਮਹਿਸੂਸ _ਕਰੇਗਾ।੩੨੮। 

ਹਾਥੀ, ਘੋੜੇ, _ਰਥਾਂ ਵਾਲੇ, _ਰਥ (ਯੁੱਧ _ਵਿਚ) _ਜੁਝਣਗੇ। _ਕਵੀ ਲੋਕ ਕਿਥੋਂ _ਤਕ 
(ਉਨ੍ਹਾਂ _ ਨੂੰ) _ਸਮਝ _ਸਕਣਗੇ। _ਜਿਤ _ਦੇ ਯਸ਼ _ਦੇ ਗੀਤ _ਬਣਾਉਣਗੇ। _ਚਾਰ _ਯੁਗਾਂ _ਤਕ 
ਯਸ਼ ਗਾਉਣਗੇ।੩੨੯। 

ਪਹਾੜੀ _ਰਾਜੇ _ਦੋਹਾਂ _ਪਾਸੇ _ਭਜਣਗੇ। _ਮੁਖ ਤੋਂ ਮਾਰੋ _ਮਾਰੋਂ _ਉਚਾਰਨਗੇ। _ ਦੋਹਾਂ 
ਪਾਸਿਆਂ ਤੋਂ _ਹਥਿਆਰ _ਚਲਣਗੇ। _ਰਣ-ਭੂਮੀ _ਵਿਚ _ਬਹੁਤ _ਸਾਰੇ _ਧਨੁਸ਼ _ਅਤੇ _ ਬਾਣ 
ਟਟਣਗੇ।੩੩0। 
ਗਾੰਨ _ਲੋਲ ਅਨਾ ਛੰਟ 

ਸੂਰਮੇ _ਗਜਣਗੇ (ਜਿਨ੍ਹਾਂ ਨੂੰ ਸੁਣ ਕੇ) ਬਦਲ _ਵੀ _ਸ਼ਰਮਿੰਦੇ ਹੋਣਗੇ। (ਦੋਹਾਂ ਪਾਸਿਆਂ 
ਦੇ) ਦਲ _ (ਆਪਸ _ ਵਿਚ) _ਜੁਟਣਗੇ। _ (ਦੋਹਾਂ ਧਿਰਾਂ _ਵਲੋਂ) _ਤੀਰ _ਛੁਟਣਗੇ।੩੩੧। 

ਬਾਣਾਂ _ਦੀ _ ਬਰਖਾ _ਹੋਵੇਗੀ। _ਧਨੁਸ਼ਾਂ _ ਨੂੰ _ ਕਸਣਗੇ। _ ਤਲਵਾਰਾਂ _(ਆਪਸ _ ਵਿਚ) 
ਵਜਣਗੀਆਂ। _(ਇਸ ਤਰ੍ਹਾਂ) _ਰਣ-ਭੂਮੀ _ਸਜ _ ਜਾਵੇਗੀ।੩੩੨। 

(ਸੂਰਮੇ) _ਧਰਤੀ _ਉਤੇ _ਡਿਗਣਗੇ। _(ਕਾਇਰ) _ਭੈ ਕਰਕੇ _(ਪਸੀਨੇ ਨਾਲ) _ਭਿਜਣਗੇ। 
ਉਠ ਕੇ ਭਜ ਜਾਣਗੇ। _ ਸ਼ਰਮਸਾਰ _ ਨਹੀਂ __ਹੋਣਗੇ।੩੩੩। 

(ਸ਼ਿਵ ਦੇ) ਗਣ (ਯੁੱਧ ਨੂੰ) _ਵੇਖਣਗੇ। _ਵਿਜੈ-ਪੱਤਰ _ਲਿਖਣਗੇ। _ਯਸ਼ ਨੂੰ _ਗਾਉਣਗੇ। 
ਮੁਸਕਰਾਉਣਗੇ।੩੩੪। 

ਪ੍ਰਣ ਨੂੰ _ਨਿਭਾਉਣਗੇ। ਧੂੜ _ਵਿਚ _ਧੂਸਰਿਤ ਹੋਣਗੇ। _ਰਣ-ਭੂਮੀ ਵਿਚ _ਡਟਣਗੇ। 
(ਉਨ੍ਹਾਂ ਨੂੰ ਵੇਖ ਕੇ) ਗਣ ਲਜਾਉਣਗੇ।੩੩੫। 

ਕਰੋਧ ਨਾਲ ਮੰਡੇ ਹੋਏ _ਹੋਣਗੇ। _ਬਾਣਾਂ ਨੂੰ _ਛਡਣਗੇ। _ਰਣ ਵਿਚ _ਜੁਟਣਗੇ। ਤਲਵਾਰਾਂ 
ਟਟਣਗੀਆਂ।੩੩੬। 

(ਯੋਧੇ) ਗਲੇ ਤੋਂ ਗਜਣਗੇ। _(ਰਣ-ਭੂਮੀ) ਤੋਂ ਨਹੀਂ _ਭਜਣਗੇ। ਤਲਵਾਰਾਂ ਦੇ _ਵਾਰ 
ਕਰਨਗੇ। _ਵੈਰੀਆਂ ਨੂੰ _ਮਾਰਨਗੇ।੩੩੭। 


ਸੀ _ਦਸਮ-ਗ੍ਰੰਥ _ਸਾਹਿਬ 


ਗਜ ਜੂਝਹਿਗੇ। _ਹਯ _ਲੂਝਹਿਗੇ। 

ਭਟ ਮਾਰੀਅਹਿਗੇ। ਭਵ _ਤਾਰੀਅਹਿਗੇ। ੩੩੮। 
ਦਿਵ ਦੇਖਹਿਗੇ। ਜਯ _ਲੇਖਹਿਗੇ। 

ਧਨਿ _ਭਾਖਹਿਗੇ। ਚਿਤਿ _ਰਾਖਹਿਗੇ। ੩੩੯। 
ਜਯ ਕਾਰਣ ਹੈਂ। ਅਰਿ ਹਾਰਣ ਹੈ'। 

ਖਲ ਖੰਡਨੁ ਹੈਂ। ਮਹਿ ਮੰਡਨੁ ਹੈਂ। ੩੪0। 
ਅਰਿ ਦੂਖਨ ਹੈਂ। ਭਵ ਭੂਖਨ ਹੈ'। 

ਮਹਿ ਮੰਡਨੁ ਹੈਂ। ਅਰਿ ਡੰਡਨੁ ਹੈਂ। ੩੪੧। 
ਦਲ ਗਾਹਨ ਹੈਂ। ਅਸਿ ਬਾਹਨ ਹੈਂ। 

ਜਗ ਕਾਰਨ ਹੈਂ! ਅਯ ਧਾਰਨ ਹੈਂ! ੩੪੨। 
ਮਨ ਮੋਹਨ ਹੈਂ। ਸੁਭ ਸੋਹਨ ਹੈਂ] 

ਅਰਿ ਤਾਪਨ ਹੈੱ। ਜਗ _ਜਾਪਨ ਹੈਂ! ੩੪੩। 
ਪ੍ਰਣ ਪੂਰਣ ਹੈਂ। ਅਰਿ ਚੂਰਣ ਹੈਂ'। 

ਸਰ _ਬਰਖਨ ਹੈੱ। ਧਨੁ ਕਰਖਨ ਹੈਂ! ੩੪੪। 
ਤੀਅ ਮੋਹਨ ਹੈਂ! ਛਬਿ ਸੋਹਨ ਹੈਂ। 

ਮਨ _ਭਾਵਨ ਹੈਂ! ਘਨ ਸਾਵਨ ਹੈਂ। ੩੪੫। 
ਭਵ ਭੂਖਨ ਹੈਂ। ਭ੍ਰਿਤ ਪੂਖਨ ਹੈਂ। 

ਸਸਿ ਆਨਨ ਹੈਂ। ਸਮ _ਭਾਨਨ ਹੈਂ। ੩੪੬। 
ਅਰਿ ਘਾਵਨ ਹੈ। ਸੁਖ ਦਾਵਨ ਹੈ'। 

ਘਨ ਘੋਰਨ ਹੈਂ! ਸਮ ਮੋਰਨ ਹੈੱ। ੩੪੭। 
ਜਗਤੇਸੂਰ ਹੈਂ। _ਕਰੁਨਾਕਰ ਹੈ'। 

ਭਵ ਭੂਖਨ ਹੈਂ। ਅਰਿ ਦੂਖਨ ਹੈਂ। ੩੪੮। 
ਛਬਿ ਸੋਭਿਤ ਹੈਂ। ਤ੍ਰੀਅ ਲੋਭਿਤ ਹੈਂ। 
ਦ੍ਰਿਗਿ ਛਾਜਤ ਹੈੱ। ਮ੍ਰਿਗ ਲਾਜਤ ਹੈਂ। ੩੪੯। 
ਹਰਣੀ ਪਤਿ ਸੇ। ਨਲਣੀ ਧਰ _ਸੇ। 
ਕਰੁਨਾਬੁਦ ਹੈਂ। ਸੁ ਪੁਭਾ ਧਰ ਹੈੱ। ੩੫0। 


ਕਲਿ ਕਾਰਣ ਹੈ। ਭਵ ਉਧਾਰਣ ਹੈ। 
ਛਬਿ ਛਾਜਤ ਹੈ। ਸੁਰ ਲਾਜਤ ਹੈ। _੩੫੧। 


ਅਸਯੁਪਾਸਕ ਹੈ। _ਅਰਿ _ਨਾਸਕ ਹੈ। 
ਅਰਿ ਘਾਇਕ ਹੈ। ਸੁਖਦਾਇਕ ਹੈ। _੩੫੨। 


ਚੌਬੀਸ ਅਵਤਾਰ ੬੩ 


ਹਾਥੀ _ਜੂਝਣਗੇ। _ਘੋੜੇ _ਲੁਝਣਗੇ। _ਸੂਰਮੇ _ਮਾਰੇ _ਜਾਣਗੇ। _ਭਵ _ ਸਾਗਰ _ ਨੂੰ ਤਰ 
ਜਾਣਗੇ।੩੩੮। 


ਦੇਵਤੇ _ਵੇਖਣਗੇ। _ਜਿਤ _ ਨੂੰ _ਜਾਣਨਗੇ। _ਧੰਨ _ਧੰਨ _ਆਖਣਗੇ। _ਮਨ _ਵਿਚ _(ਕਲਕੀ 
ਦਾ ਯਸ਼) ਰਖਣਗੇ।੩੩੯। 


(ਕਿ _ਕਲਕੀ) ਜਿਤ _ਦਾ _ਕਾਰਨ _ਹਨ। _ਵੈਰੀਆਂ ਨੂੰ ਹਰਾਉਣ ਵਾਲੇ _ਹਨ। ਦੁਸ਼ਟਾਂ 
ਨੂੰ ਖ਼ਤਮ _ ਕਰਨ _ ਵਾਲੇ _ਹਨ। _ ਧਰਤੀ _ ਦਾ _ ਸ਼ਿੰਗਾਰ _ਹਨ।੩੪0। 


ਵੈਰੀ ਨੂੰ ਦੁਖ _ਦੇਣ ਵਾਲੇ _ਹਨ। _ ਸੰਸਾਰ _ਨੂੰ _(ਸ਼ਿੰਗਾਰਨ _ਵਾਲੇ) _ਗਹਿਣੇ _ਹਨ। 


ਧਰਤੀ ਨੂੰ _ਸੁਲੋ ਕਰਨ ਵਾਲੇ _ਹਨ। ਵੈਰੀ ਨੂੰ ਦੰਗ ਦੇਣ _ਵਾਲੇ _ਹਨ।੩੪੧। 


(ਵੈਰੀ) _ਦਲ ਨੂੰ _ਗਾਹਣ ਵਾਲੇ _ਹਨ। _ ਤਲਵਾਰ _ ਚਲਾਉਣ _ਵਾਲੇ _ਹਨ। _ ਜਗਤ 


ਦਾ ਕਾਰਨ _ਰੂਪ _ਹਨ। _ ਸ਼ਸਤ੍ਰ _('ਅਯ”) _ਧਾਰਨ _ ਕਰਨ _ ਵਾਲੇ _ ਹਨ।੩੪੨। 


ਮਨ ਨੂੰ ਮੋਹਣ ਵਾਲੇ _ਹਨ। ਸ਼ੋਭਾਸ਼ਾਲੀ ਸੁੰਦਰ _ਹਨ। ਵੈਰੀ ਨੂੰ ਦੁਖ _ਦੇਣ ਵਾਲੇ 
ਹਨ। _ ਜਗਤ ਦੁਆਰਾ ਜਪੇ ਜਾਣ ਵਾਲੇ _ਹਨ।੩੪੩। 


ਪੁਣ ਨੂੰ ਪੂਰਾ ਕਰਨ _ਵਾਲੇ ਹਨ। ਵੈਰੀ ਨੂੰ ਚੂਰ ਚੂਰ _ਕਰ ਦੇਣ ਵਾਲੇ _ਹਨ। _ਬਾਣਾਂ 


ਲਾ ਰਾ 


ਦੀ ਬਰਖਾ _ਕਰਨ _ਵਾਲੇ _ਹਨ। _ਧਨੁਸ਼ ਨੂੰ _ ਖਿਚਣ ਵਾਲੇ _ਹਨ।੩੪੪। 


ਇਸਤਰੀਆਂ ਨੂੰ ਮੋਹਣ ਵਾਲੇ _ਹਨ। ਸੁੰਦਰ _ਛਬੀ ਵਾਲੇ _ਹਨ। _ਮਨ ਨੂੰ ਚੈਗੇ ਲਗਣ 


ਵਾਲੇ _ਹਨ। ਸਾਵਣ _ਦੇ ਬਦਲ _ਵਾਂਗ ਹਨ।੩੪੫। 
ਸੰਸਾਰ ਦੇ ਭੂਸ਼ਣ _ਹਨ। _ਦਾਸਾਂ ਨੂੰ ਪਾਲਣ _ਵਾਲੇ _ਹਨ। _ਚੰਦੂਮਾ _ਵਰਗੇ ਮੁਖ _ਵਾਲੇ 
ਹਨ। _ ਸੂਰਜ ਵਰਗੇ _ (ਤੇਜ _ਵਾਲੇ) _ਹਨ।੩੪੬। 


ਵੈਰੀਆਂ ਨੂੰ ਮਾਰਨ _ਵਾਲੇ _ਹਨ। ਸੁਖ _ਦੇਣ ਵਾਲੇ _ਹਨ। _ਬਦਲ _ਵਾਂਗ _ਗਜਣ ਵਾਲੇ 
ਹਨ। _ ਮੋਰਾਂ _ਵਾਂਗ _(ਬਦਲ _ਦੀ ਗਰਜ _ ਸੁਣ _ਕੇ ਪ੍ਰਸੰਨ _ਹੋਣ ਵਾਲੇ) _ਹਨ।੩੪੭। 


ਜਗਤ _ਦੇ ਈਸ਼ਵਰ _ (ਸੁਆਮੀ) _ਹਨ। _ ਕਰੁਣਾ _ਦੀ ਖਾਣ _ਹਨ। ਸੰਸਾਰ ਦੇ ਭੂਸ਼ਣ 
(ਗਹਿਣੇ) _ਹਨ। _ਵੈਰੀ _ਨੂੰ ਦੁਖ _ਦੇਣ ਵਾਲੇ _ਹਨ।੩੪੮। 

(ਉਨ੍ਹਾਂ ਦੀ) _ਛਬੀ _ਸ਼ੋਭਦੀ _ਹੈ। ਇਸਤਰੀਆਂ _ਮੋਹਿਤ ਹੁੰਦੀਆਂ _ਹਨ। ਅੱਖਾਂ _ਸ਼ੋਭ 
ਰਹੀਆਂ _ਹਨ। (ਜਿਨ੍ਹਾਂ ` ਨੂੰ ਵੇਖ _ਕੇ) ਹਿਰਨ _ ਸ਼ਰਮਿੰਦੇ ਹੁੰਦੇ _ਹਨ।੩੪੯। 

ਹਿਰਨੀ _ਦੇ _ਪਤੀ (ਹੀਰੇ _ਹਿਰਨ) _ਵਰਗੇ _ਹਨ। _ਕੰਵਲ _ਦੇ ਫੁਲ ਨੂੰ ਧਾਰਨ 
ਕਰਨ _ ਵਾਲੇ _ (ਸਰੋਵਰ _ ਵਰਗੇ _ਗੈਭੀਰ _ਹਨ)। _ ਕਰੁਣਾ _ਦਾ ਸਮੁੰਦਰ _ਹਨ। _ ਸੁੰਦਰ _ਪੂਭਾ 
ਨੂੰ ਧਾਰਨ _ ਕਰਨ _ ਵਾਲੇ _ ਹਨ।੩੫0। 


ਕਲਿਯੁਗ _ਦੇ ਕਾਰਨ _ਸਰੂਪ _ਹਨ। _ਸੰਸਾਰ _ਦਾ ਪਾਰ _ਉਤਾਰਾ _ਕਰਨ _ਵਾਲੇ _ਹਨ। 
ਸੁਸ਼ੋਭਿਤ ਛਬੀ ਵਾਲੇ _ਹਨ। ਦੇਵਤੇ (ਛਬੀ ਨੂੰ ਵੇਖ ਕੇ) ਸ਼ਰਮਿੰਦੇ ਹੁੰਦੇ ਹਨ।੩੫੧। 


ਤਲਵਾਰ ਦੇ ਉਪਾਸ਼ਕ _ਹਨ। _ਵੈਰੀ _ਦੇ _ਨਾਸ਼ਕ _ਹਨ। _ਵੈਰੀ ਨੂੰ ਘਾਇਲ _ਕਰਨ 
ਵਾਲੇ _ਹਨ। _ ਸੁਖ _ਦੇਣ ਵਾਲੇ _ਹਨ।੩੫੨। 


ਸੀ _ਦਸਮ-ਗ੍ਰੰਥ _ਸਾਹਿਬ 


ਜਲਜੇਛਣ ਹੈ। ਪੁਣ ਪੇਛਣ ਹੈ। 

ਅਰਿ ਮਰਦਨ ਹੈ। ਮਿਤ ਕਰਦਨ ਹੈ। ੩੫੩। 
ਧਰਣੀਧਰ _ਹੈ। _ਕਰਣੀਕਰ _ਹੈ। 

ਧਨੁ _ਕਰਖਨ ਹੈ। ਸਰ _ਬਖਣ ਹੈ। ੩੫੪। 
ਛਟਿ ਛੈਲ ਪ੍ਰਭਾ। ਲਖਿ ਚੰਦ _ਲਭਾ। 
ਛਬਿ ਸੋਹਤ ਹੈ। ਤ੍ਰੀਯ ਮੋਹਤ ਹੈ। _੩੫੫। 
ਅਰਣੰੰ _ਬਰਣੰ। _ਧਰਣੰ ਧਰਣੰ। 

ਹਰਿ ਸੀ ਕਰਿ ਭਾ। ਸੁ ਸੁਭੰਤ ਪ੍ਰਭਾ। ੩੫੬। 
ਸਰਣਾਲਯ _ਹੈ। _ਅਰਿ ਘਾਲਯ _ਹੈ। 

ਛਟਿ ਛੈਲ ਘਨੇ। ਅਤਿ ਰੂਪ _ਸਨੇ। _੩੫੭। 
ਮਨ ਮੋਹਤ ਹੈ। ਛਬਿ ਸੋਹਤ ਹੈ। 

ਕਲ ਕਾਰਨ ਹੈ। _ਕਰਣਾਧਰ ਹੈ। _੩੫੮। 
ਅਤਿ ਰੂਪ ਸਨੇ। ਜਨੁ ਮੈਨੂ _ਬਨੇ। 

ਅਤਿ ਕ੍ਰਾਂਤਿ ਧਰੇ। ਸਸਿ ਸੋਭ ਹਰੇ। ੩੫੯। 


ਅਸ੍ਯ _ਉਪਾਸਿਕ ਹੈਂ! ਅਰਿ ਨਾਸਿਕ ਹੈ'। 
ਬਰ ਦਾਇਕ ਹੈਂ। ਪ੍ਰਭ _ਪਾਇਕ ਹੈੱ। ੩੬0। 


ਅੰਗੰਤ ਭੁਜੰਗ ਪੁਲਾੜ ਛੰਟ 


ਬਾਗੜਦੰ" ਬੀਰੰ _ਜਾਗੜਦੰ ਜੂਟੇ। ਤਾਗੜਦੰ ਤੀਰ। ਛਾਗੜਦੰ ਛੂਟੇ। 


ਸਾਗੜਦੰ 


ਸੁਆਰ ਜਾਗੜਦੰ ਜੂਝੇ। _ਕਾਗੜਦੰ _ਕੋਪੇ _ਰਾਗੜਦੰ _ਰੁਝੈ। _੩੬੧। 


ਮਾਚਿਓ ਜਾਗੜਦੰ ਜੁਧੰ। ਜਾਗੜਦੰ ਜੋਧਾ _ਕਾਗੜਦੰ ਕੂੰਧੰ। 

ਸਾਂਗੰ _ਡਾਗੜਦੰ _ਡਾਰੇ। ਬਾਗੜਦੰ _ਬੀਰੰ ਆਗੜਦੰ _ਉਤਾਰੇ। ੩੬੨। 
ਤੈ ਕੈ ਜਾਗੜਦੰ ਜੁਆਣੰ। ਛਾਗੜਦੰ ਛੋਰੈ _ਬਾਗੜਦੰ _ਬਾਣੰ। 
ਜੂਝੇ _ਬਾਗੜਦੰ _ਬਾਜੀ। _ਡਾਗੜਦੰ ਡੋਲੈ _ਤਾਗੜਦੰ _ਤਾਜੀ। _੩੬੩। 
ਖੂਨੀ ਖਯਾਗੜਦੰ ਖੋਤੰ। ਝਾਗੜਦੰ ਝੂਝੇ ਆਗੜਦੰ ਅਚੇਤੰ। 

ਉਠੇ _ਕਾਗੜਦੰ ਕੋਪੇ। ਡਾਗੜਦੰ ਡਾਰੇ _ਧਾਗੜਦੰ ਧੋਪੇ। ੩੬੪। 
ਨਾਚੇ ਰਾਗੜਦੰ ਰੁਦੂੰ। ਭਾਗੜਦੰ _ਭਾਜੇ ਛਾਗੜਦੰ ਛੁਦੁੰ। 

ਜੁਝੇ ਵਾਗੜਦੰ ਵੀਰੰ। ਲਾਗੜਦੰ _ਲਾਗੇ। _ਤਾਗੜਦੰ _ਤੀਰੰ। ੩੬੫। 


੧. ਕਈ ਬੀੜਾਂ ਵਿਚ 'ਦੰ” ਦੇ ਨਾਲ 'ਗ”_ ਵਾਧੂ _ਹੈ। 


ਚੌਬੀਸ ਅਵਤਾਰ ੬੫ 


ਕਮਲ ਫੁਲ _ਵਰਗੀਆਂ ਅੱਖਾਂ ਵਾਲੇ _ਹਨ। _ਪੂਣ ਨੂੰ ਪੂਰਾ _ਕਰਨ _ਵਾਲੇ _ਹਨ। ਵੈਰੀ 


ਨੂੰ _ਮਿਧਣ ਵਾਲੇ _ਹਨ ਅਤੇ _ਮੁਰਦਾ _ਕਰ _ਦੇਣ ਵੇ ਹਨ।੩੫੩। 
ਧਰਤੀ _ਨੂੰ ਧਾਰਨ ਕਰਨ _ਵਾਲੇ _ਹਨ। _ਕਰਣੀ ਦੇ ਕਰਨ ਵਾਲੇ _ਹਨ। ਧਨੁਸ਼ ਨੂੰ 
ਖਿਚਣ ਵਾਲੇ _ਹਨ। _ ਤੀਰਾਂ _ਦੀ ਬਰਖਾ _ ਕਰਨ _ ਵਾਲੇ _ਹਨ।੩੫੪। 


(ਕਲਕੀ ਅਵਤਾਰ _ਦੀ) ਸੁੰਦਰ ਜੁਆਨੀ ਦੀ ਪੁਭਾ (ਚਮਕ _ਰਹੀ ਹੈ, ਮਾਨੋ) ਲੱਖਾਂ 
ਚੰਦੂਮੇ ਲਭ _ਪਏ ਹੋਣ। _ਛਬੀ ਸੋਭ ਰਹੀ ਹੈ। ਇਸਤਰੀਆਂ ਨੂੰ ਮੋਹਿਤ ਕਰ ਰਹੀ ਹੈ।੩੫੫। 


ਲਾਲ _ਰੰਗ _ਵਾਲਾ _ਹੈ। _ਧਰਤੀ ਨੂੰ _ਧਾਰਨ _ਕਰਨ _ਵਾਲਾ _ਹੈ। _ਸੂਰਜ ਦੀਆਂ ਕਿਰਨਾਂ 
ਵਰਗਾ _ਤੇਜ _ਹੈ। _(ਉਸ ਦੀ) ਸੁੰਦਰ _ਪੂ੍ਭਾ _ਸ਼ੋਭ _ਰਹੀ _ਹੈ।੩੫੬। 

ਸ਼ਰਨਾਗਤਾਂ _ਦਾ ਆਸਰਾ _ਹੈ। _ਵੈਰੀ ਨੂੰ ਨਸ਼ਟ _ਕਰਨ _ਵਾਲਾ _ਹੈ। ਬਹੁਤ _ਸੁੰਦਰ 
ਸੂਰਮਾ _ਹੈ। _ਬਹੁਤ ਸੁੰਦਰ ਰੂਪ _ਨਾਲ _ ਯੁਕਤ _ਹੈ।੩੫੭। 

ਮਨ ਮੋਂਹਦਾ ਹੈ। _ ਸੁੰਦਰਤਾ _ਨਾਲ _ਸ਼ੋਭਦਾ _ਹੈ। _ਕਲਿਯੁਗ _ਦਾ _ਕਾਰਨ _ਸਰੂਪ 
ਧਾਰਨ _ ਕਰਨ _ ਵਾਲਾ _ਹੈ।੩੫੮। 


ਬਹੁਤ _ਸੁੰਦਰ ਰੂਪ _ਨਾਲ ਯੁਕਤ _ਹੈ। _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਕਾਮ ਦੇਵ 
ਹੀ ਬਣਿਆ ਹੋਇਆ ਹੋਵੇ। _ਬਹੁਤ _ਕਾਂਤੀ (ਸੁੰਦਰਤਾ) ਧਾਰਨ ਕੀਤੇ ਹੋਏ ਹੈ। _ਚੰਦੂਮਾ _ਦੀ 
ਸ਼ੋਭਾ ਨੂੰ ਹਰ ਰਿਹਾ _ਹੈ।੩੫੯। 


॥2੧੨ "੭੧੨ 


ਤਲਵਾਰ ਦਾ _ਉਪਾਸਕ ਹੈ। ਵੈਰੀਆਂ ਨੂੰ ਨਸ਼ਟ ਕਰਨ _ਵਾਲਾ _ਹੈ। _ਵਰ ਦੇਣ ਵਾਲਾ 
ਹੈ। ਪ੍ਰਭੂ ਦਾ ਦੂਤ _(ਅਥਵਾ _ਸੇਵਕ _ਹੈ)।੩੬0। 


ਗੀਤ ਭੁਜੰਗ ਪੁਲਾੜ ਛੰਟ 
(ਨੈੱਟ /ਇਲੋ 'ਕਾਲਤਦੰ” #ੰਦ ਸ਼ਝਦ ਅਨੰਤ ਪੈਦਾ ਕਰਨ ਲਲਾੀਂ ਵਰਤੇ ਗਣੇ ਹਨ; ਇੰਜ /ਟਹ ਅਹਕਤਰ /ਨੈਰਰਥਕ ਹਨ% 


ਬਹਾਦਰ _ਯੋਧੇ _(ਬਲ ਪੂਰਵਕ _ ਯੁੱਧ _ਵਿਚ) _ਜੁਟੇ _ਹੋਏ _ਹਨ। _ਤਾੜ _ਤਾੜ _ਤੀਰ 
ਚਲਦੇ ਹਨ, _ਛੜ _ਛੜ ਕਰਦੇ ਛੁਟੀ ਜਾਂਦੇ _ਹਨ। ਸੁਆਰ (ਆਪਸ _ਵਿਚ) ਜੂਝੀ ਜਾ ਰਹੇ 
ਹਨ। _ ਬਹੁਤ ਕ੍ਰੋਧ _ਨਾਲ (ਯੁੱਧ _ਕਰਮ _ਵਿਚ) ਰੁਝੇ _ਹੋਏ _ਹਨ।੩੬੧। 

(ਬਹੁਤ ਭਾਰਾ) ਯੁੱਧ ਮਚ ਗਿਆ ਹੈ। ਯੋਧੇ ਕ੍ਰੋਧਵਾਨ ਹੋ ਗਏ ਹਨ। ਸਾਂਗਾਂ _(ਬਰਛੀਆਂ) 
(ਇਕ ਦੂਜੇ ਉਤੇ) ਸੁਟਦੇ ਹਨ। ਸੂਰਮਿਆਂ ਨੂੰ (ਧਰਤੀ ਉਤੇ) ਵਿਛਾ ਦਿੱਤਾ ਹੈ।੩੬੨। 


ਜੁਆਨ ਸੂਰਮੇ ਕ੍ਰੋਧਵਾਨ ਹੋ ਕੇ ਤੀਰ _ਛਡਦੇ ਹਨ (ਜਿਨ੍ਹਾਂ ਨਾਲ) ਘੋੜੇ ਜੂਝਦੇ ਹਨ 
ਅਤੇ _(ਕਈ) ਘੋੜੇ _ (ਇਧਰ _ ਉਧਰ) _ ਡੋਲਦੇ ਫਿਰਦੇ _ ਹਨ।੩੬੩। 


ਖੂਨੀ (ਖੰਡੇ) ਯੁੱਧ-ਭੂਮੀ _ਵਿਚ _ਖੜਕਦੇ _ਹਨ। _(ਕਈ ਯੋਧੇ) ਜੂਝ ਕੇ _ਅਚੇਤ _ਹੋ 
ਗਏ _ਹਨ। (ਸਚੇਤ ਹੋ ਕੇ) ਉਠਦੇ ਹਨ ਅਤੇ ਕ੍ਰੋਧ ਕਰਕੇ (ਵੈਰੀ ਉਤੇ) ਲੰਬੀਆਂ ਤਲਵਾਰਾਂ 
ਸੁਟਦੇ ਹਨ।੩੬੪। 


ਰੁਦੂ _(ਰਣ-ਭੂਮੀ ਵਿਚ) _ਨਚ _ਰਿਹਾ ਹੈ। _ਕਾਇਰ _ਭਜ _ਗਏ _ਹਨ। ਯੋਧੇ (ਜੰਗ 
ਵਿਚ) ਮਾਰੇ _ਗਏ _ਹਨ (ਜਿਨ੍ਹਾਂ ਨੂੰ) _ਤੀਰ ਲਗੇ _ ਹਨ।੩੬੫। 


੬ ੬ 


ਸੀ _ਦਸਮ-ਗ੍ਰੰਥ _ਸਾਹਿਬ 


ਰਾਗੜਦੰ ਰੁਝੇ _ਸਾਗੜਦੰ ਸੂਰੰ। _ਘਾਗੜਦੰ ਘੁਮੀ ਹਾਗੜਦੰ ਹੂਰੰ। 
ਤਾਗੜਦੰ _ਤਕੈ _ਜਾਗੜਦੰ _ਜੁਆਨੰ। ਮਾਗੜਦੰ ਮੋਹੀ ਤਾਗੜਦੰ _ਤਾਨੰ। ੩੬੬। 
ਦਾਗੜਦੰ ਦੇਖੈ ਰਾਗੜਦੰ ਰੂਪੰ। ਪਾਗੜਦੰ ਪ੍ਰੇਮ _ਕਾਗੜਦੰ ਕੂਪੰ। 
ਡਾਗੜਦੰ ਡੁਬੀ _ਪਾਗੜਦੰ ਪਿਆਰੀ। _ਕਾਗੜਦੰ ਕਾਮ ਮਾਗੜਦੰ ਮਾਰੀ। ੩੬੭। 


ਮਾਗੜਦੰ ਮੋਹੀ ਬਾਗੜਦੰ _ਬਾਲਾ। _ਰਾਗੜਦੰ ਰੂਪੰ ਆਗੜਦੰ _ਉਜਾਲਾ। 
ਦਾਗੜਦੰ ਦੇਖੈ _ਸਾਗੜਦੰ ਸੂਰੰ। _ਬਾਗੜਦੰ ਬਾਜੇ _ਤਾਗੜਦੰ ਤੂਰੈ। ੩੬੮। 


੨ ਦੂ 2 ਦੂ 


ਰਾਗੜਦੰ ਰੂਪੰ _ਕਾਗੜਦੰ _ਕਾਮੰ। _ਨਾਗੜਦੰ _ਨਾਚੈ _ਬਾਗੜਦੰ _ਬਾਮੰ। 
ਰਾਗੜਦੰ _ਰੀਝੇ _ਸਾਗੜਦੰ ਸੂਰੰ। _ਬਾਗੜਦੰ _ਬਿਆਹੈ _ਹਾਗੜਦੰ ਹੂਰੰ। ੩੬੯। 


ਮਾਗੜਦੰ ਮਾਰੇ _ਬਾਗੜਦੰ _ਬੀਰੰ। ਪਾਗੜਦੰ ਪਰਾਨੇ ਭਾਗੜਦੰ ਭੀਰੰ। 
ਧਾਗੜਦੰ ਧਾਯੋ _ਰਾਗੜਦੰ _ਰਾਜਾ। _ਰਾਗੜਦੰ _ਰਣਕੇ _ਬਾਗੜਦੰ ਬਾਜਾ। ੩੭੨। 
ਟਾਗੜਦੰ ਟੂਟੇ ਤਾਗੜਦੰ _ਤਾਲੰ। ਆਗੜਦੰ ਉਠੇ ਜਾਗੜਦੰ ਜੁਆਲੰ। 
ਭਾਗੜਦੰ ਭਾਜੇ _ਬਾਗੜਦੰ _ਬੀਰੰ। _ਲਾਗੜਦੰ ਲਾਗੇ _ਤਾਗੜਦੰ ਤੀਰੰ। ੩੭੩। 


ਰਾਗੜਦੰ ਰਹਸੀ _ਦਾਗੜਦੰ ਦੇਵੀ। ਗਾਗੜਦੰ ਗੈਣ ਆਗੜਦ ਭੇਵੀ। 
ਭਾਗੜਦੰ ਭੈਰੰ ਭਾਗੜਦੰ ਪੇਤੰ। _ਹਾਗੜਦੰ _ਹਸੇ _ਖਾਗੜਦੰ _ਖੇਤੰ। ੩੭੪। 
ਦੌਹਰਾ 
ਅਸਿ ਟੁਟੇ ਲੁਟੇ ਘਨੇ ਤੁਟੇ ਸਸਤ੍ਰ ਅਨੇਕ। 
ਜੇ ਜੁਟੇ ਕੁਟੇ ਸਬੈ ਰਹਿ ਗਯੋ _ਭੂਪਤਿ ਏਕ। ੩੭੫। 


ਪੰਕਜ _ਕੱਟਕਾ ਛੰਟ 
ਸੈਨ ਜੁਝਤ ਨ੍ਰਿਪ ਭਯੋ ਅਤਿ ਆਕੁਲ। ਧਾਵਤ ਭਯੋ _ਸਾਮੁਹਿ ਅਤਿ _ਬਿਆਕੁਲ। 
ਸੈਨਿਧ ਹੂੈ ਚਿਤ ਮੈ ਅਤਿ ਕੁਧਤ। ਆਵਤ ਭਯੋ ਰਿਸ ਕੈ ਕਰਿ ਜੁਧਤ। ੩੭੬। 


ਸਸਤ੍ਰ ਪੁਹਾਰ ਅਨੇਕ ਕਰੇ ਤਬ। ਜੰਗ ਜੁਟਿਓ ਅਪਨੋ ਦਲ ਲੈ _ਸਬ। 
ਬਾਜ ਉਠੇ ਤਹ ਕੋਟਿ ਨਗਾਰੇ। ਰੁਝ ਗਿਰੇ ਰਣ ਜੁਝ ਨਿਹਾਰੇ। ੩੭੭। 


ਚੌਬੀਸ ਅਵਤਾਰ ੬੭ 


ਸੂਰਮੇ _(ਯੁੱਧ _ਕਰਮ _ਵਿਚ) _ਰੁਝੇ ਹੋਏ _ਹਨ। ਹੂਰਾਂ ਘੁੰਮ ਰਹੀਆਂ _ਹਨ। _ਜੁਆਨਾਂ 
ਨੂੰ _ਤਕਦੀਆਂ _ਹਨ _ਅਤੇ _ ਉਨ੍ਹਾਂ _ਉਤੇ _('ਤਾਨੰ”) _ਮੋਹੀਆਂ ਗਈਆਂ _ ਹਨ।੩੬੬। 

(ਉਨ੍ਹਾਂ ਦੇ) ਰੂਪ ਨੂੰ ਵੇਖ ਕੇ ਪ੍ਰੇਮ ਦੇ ਖੂਹ ਵਿਚ (ਡੁਬ ਗਈਆਂ ਹਨ)। ਪਿਆਰੀਆਂ 
ਹੂਰਾਂ (ਪ੍ਰੇਮ ਵਿਚ) ਡੁਬ ਗਈਆਂ _ਹਨ ਅਤੇ _ਕਾਮ (ਦੇ ਤੀਰ ਨਾਲ) _ਮਾਰੀਆਂ ਗਈਆਂ 
ਹਨ।੩੬੭। 

ਅਪੌਂਛਰਾਵਾਂ _('ਬਾਲਾ”) ਸੂਰਮਿਆਂ ਦੇ ਉਜਲੇ ਰੂਪ _ਨੂੰ ਵੇਖ _ਕੇ _ਮੋਹੀਆਂ (ਗਈਆਂ 
ਹਨ) ਅਤੇ ਵਾਜੇ ਵਜਦੇ _ਹਨ।੩੬੮। 

ਸੁੰਦਰ ਰੂਪ ਵਾਲੀਆਂ ਇਸਤਰੀਆਂ ਕਾਮ ਦੇ ਵਸ ਵਿਚ ਹੋ ਕੇ ਨਚ ਰਹੀਆਂ _ਹਨ। 
ਸੂਰਮਿਆਂ _ਉਤੇ _ਰੀਝ _ਕੇ ਹੂਰਾਂ ਉਨ੍ਹਾਂ _ਨਾਲ _ਵਿਆਹ _ਕਰ _ਰਹੀਆਂ _ ਹਨ।੩੬੯। 

(ਸੰਭਲ _ਦਾ) ਰਾਜਾ _ਕ੍ਰੋਧਵਾਨ ਹੋ ਕੇ ਕਾਲ ਦਾ ਰੂਪ ਹੋ ਗਿਆ ਹੈ। ਕ੍ਰੋਧ ਨਾਲ 
ਉਹ ਧਾਵਾ ਕਰਕੇ ਪੈ ਗਿਆ ਹੈ ਅਤੇ ਅਗੇ ਵਧ ਕੇ ਆ ਗਿਆ ਹੈ।੩੭0। 

ਸੂਰਮੇ _ਅਰੜਾ _ਕੇ _ਪਏ _ਹਨ। ਘੋੜੇ _(ਰਣ-ਭੂਮੀ _ਵਿਚ) _ਨਚ _ਰਹੇ _ਹਨ। (ਯੋਧੇ) 
ਜੰਗ _ਵਿਚ _ਜੂਝ _ਰਹੇ _ਹਨ। _ ਭੂਤ-ਪ੍ਰੇਤ ਪ੍ਰਸੰਨ _ਹੋ__ਰਹੇ _ਹਨ।੩੭੧। 


ਸੁਰਬੀਰ ਮਾਰੇ ਜਾ ਰਹੇ _ਹਨ। _ਡਰਪੋਕ ਲੋਕ _ਭਜੀ ਜਾ ਰਹੇ _ਹਨ। ਰਾਜਾ ਧਾਵਾ 


ਕਰਕੇ _ਪਿਆ _ਹੈ। _(ਰਣ _ਦਾ ਮਾਰੂ) _ਵਾਜਾ _ਵਜਿਆ _ਹੈ।੩੭੨। 


(ਹੂਰਾਂ ਦੇ _ਨੌਚਣ ਵੇਲੇ) _ਤਾਲ ਟੁਟ ਰਹੇਂ _ਹਨ। (ਬੰਦੂਕਾਂ ਵਿਚੋਂ) _ਔਗ _ਨਿਕਲਦੀ 
ਹੈ। (ਜਿਨ੍ਹਾਂ ਨੂੰ) _ਤੀਰ ਲਗੇ __ਹਨ, _ਉਹ _ ਸੂਰਮੇ _(ਯੁੱਧ-ਭੂਮੀ ਵਿਚੋਂ) _ਭਜਦੇ ਜਾ ਰਹੇ 


ਹਨ।੩੭੩। 


ਹੈ ਅਤੇ ਆਕਾਸ਼ ਵਿਚ ਵਿਚਰ ਰਹੀ ਹੈ। ਭੈਰੋ ਅਤੇ ਪ੍ਰੇਤ 
ਹਨ। _ ੩੭੪। 


ਤਲਵਾਰਾਂ ਟੁੱਟੀਆਂ ਪਈਆਂ ਹਨ, ਬਹੁਤ (ਸੂਰਮੇ) ਲੋਟ _ਪੌਟ ਹੋਏ ਪਏ ਹਨ, ਅਨੇਕਾਂ 
ਸ਼ਸਤ੍ਰ ਟੁਟੇ ਪਏ ਹਨ। ਜੋ (ਸੂਰਮੇ) ਯੁੱਧ ਵਿਚ ਜੁਟੇ ਸਨ, ਸਾਰੇ ਕਟੇ ਗਏ ਹਨ, ਬਸ ਇਕ 
ਰਾਜਾ _ਹੀ ਬਚਿਆ _ਹੈ। _੩੭੫। 
ਪੱਕਜ਼ ਲਟਕਾ ਛੰਦ 

ਸੈਨਾ ਦੇ ਮਾਰੇ _ਜਾਣ _ਕਾਰਨ _ਰਾਜਾ ਬਹੁਤ _ਬੇਚੈਨ _ਹੋ__ਗਿਆ। _ਬਹੁਤ ਵਿਆਕੁਲ 
ਹੋ ਕੇ ਧਾਵਾ ਕਰ ਕੇ ਸਾਹਮਣੇ ਹੋ _ਗਿਆ। ਹਥਿਆਰ-ਬੰਦ ਹੋ __ਕੇ _ਮਨ _ਵਿਚ ਬਹੁਤ 
ਕੌਂਧਵਾਨ ਹੋਇਆ ਅਤੇ ਗੁੱਸੇ ਨਾਲ (ਭਰਿਆ ਹੋਇਆ) ਯੁੱਧ ਕਰਨ ਲਈ ਆ 
ਡਟਿਆ।੩੭੬। 

(ਉਸ ਨੇ) ਤਦ ਅਨੇਕ _ਤਰ੍ਹਾਂ ਦੇ ਸ਼ਸਤਰਾਂ ਦੇ _ਵਾਰ _ਕੀਤੇ। _ਆਪਣਾ _ਸਾਰਾ _ਦਲ 
ਲੈ ਕੇ ਯੁੱਧ ਵਿਚ ਜੁਟ ਗਿਆ। ਉਥੇ ਕਰੋੜਾਂ ਨਗਾਰੇ ਵਜਣ ਲਗ _ਗਏ। (ਜੋ ਯੁੱਧ _ਵਿਚ) 
ਰੁਝੇ _ਹੋਏ ਸਨ, _(ਉਹ) _ਯੁੱਧ-ਭੂਮੀ _ਵਿਚ _ਡਿਗਦੇ ਹੋਏ ਦਿਖਾਈ _ਦੇਣ _ਲਗੇ। _੩੭੭। 


'ਝੂਝ ਝੂਝ” ੨. 


ਸੀ _ਦਸਮ-ਗ੍ੰਥ _ਸਾਹਿਬ 


ਜ਼ਾਮਰ ਛੰਦ 
ਸਸਤ੍ਰ _ਅਸਤੁ ਲੈ ਸਕੋਪ ਬੀਰ ਬੋਲਿ ਕੈ ਸਬੈ। 
ਕੋਪ ਓਪ ਦੈ ਹਠੀ ਸੁ ਧਾਇ ਕੈ ਪਰੇ ਸਬੈ। 
ਕਾਨ ਕੇ ਪੁਮਾਨ ਬਾਨ _ਤਾਨਿ _ਤਾਨਿ ਤੋਰ ਹੀ। 
ਸੁ 'ਜੂਝਿ ਜੂਝ" ਕੈ ਪਰੈ ਨ ਨੈਕੁ ਮੁਖ ਮੋਰ ਹੀ। ੩੭੮। 
ਬਾਨ ਪਾਨਿ ਲੈ ਸਬੈ ਸਕੂਧ ਸੂਰਮਾ ਚਲੇ। 
ਬੀਨਿ _ਬੀਨਿ ਜੇ ਲਏ ਪੂਬੀਨ ਬੀਰਹਾ ਭਲੇ। 
ਸੰਕ ਛੋਰ ਕੈ ਭਿਰੈ ਨਿਸੰਕ ਘਾਇ ਡਾਰ ਹੀ। 
ਸੁ ਅੰਗ ਭੰਗ ਹੁਇ ਗਿਰੈ ਨ ਜੰਗ ਤੇ ਪਧਾਰ ਹੀ। ੩੭੯। 
/ਨੋਸ਼ਪ/ਲਕਾ ਛੱ ? 
ਆਨਿ ਸਰ ਤਾਨਿ ਅਰੁ ਮਾਨ ਕਰਿ ਛੋਰ ਹੀਂ। 
ਐਨ ਸਰ ਚੈਨ ਕਰਿ ਤੈਨ ਕਰਿ ਜੋਰ ਹੀਂ। 
ਘਾਵ ਕਰਿ ਚਾਵ ਕਰਿ ਆਨਿ ਕਰਿ ਲਾਗ ਹੀਂ। 
ਛਾਡਿ ਰਣਿ ਖਾਇ ਬ੍ਰਿਣ ਬੀਰ ਬਰ ਭਾਗ ਹੀਂ। ੩੮0। 
ਕਰੋਧ ਕਰਿ ਬੋਧਿ ਹਰਿ ਸੋਧਿ ਅਰਿ ਧਾਵਹੀਂ। 
ਜੋਧ ਬਰ ਕ੍ਰੋਧ ਧਰਿ ਬਿਰੋਧਿ ਸਰ ਲਾਵਹੀਂ। 


ਪ੍ਰਾਨ ਤਜਿ ਧੈ ਨ ਭਜਿ ਭੂਮਿ ਰਨ ਸੋਭਹੀਂ। 
ਪੇਖਿ ਛਬਿ ਦੇਖਿ ਦੁਤਿ ਨਾਰਿ ਸੁਰ ਲੋਭਹੀਂ। ੩੮੨। 
ਭਾਜ ਨਹ ਸਾਜਿ ਅਸਿ ਗਾਜਿ ਭਟ ਆਵਹੀਂ। 
ਕਰੋਧ ਕਰਿ ਬੋਧ ਹਰਿ ਜੋਧ ਅਸਿ ਲਾਵਹੀਂ। 
ਜੂਝਿ ਰਣਿ ਝਾਲਿ ਬ੍ਰਿਣ ਦੇਵ ਪੁਰਿ ਪਾਵਹੀਂ। 
ਜੀਤਿ ਕੈ ਗੀਤ ਕੁਲਿ ਰੀਤ ਜਿਮ _ਗਾਵਹੀਂ। ੩੮੩। 


ਨਰਾਜ ਡੱਟ 
ਸਾਜ ਸਾਜ ਕੈ ਸਬੈ ਸਲਾਜ ਬੀਰ _ਧਾਵਹੀਂ। 
ਜੂਝਿ ਜੂਝ ਕੇ ਮਰੈ ਪ੍ਰਲੋਕ ਲੋਕ ਪਾਵਹੀਂ। 
ਧਾਇ ਧਾਇ ਕੈ ਹਠੀ ਅਘਾਇ ਘਾਇ ਝੇਲਹੀਂ। 
ਪਛੇਲ ਪਾਵ ਨ ਚਲੈ ਅਰੈਲ ਬੀਰ ਠੇਲਹੀਂ। ੩੮੪। 
ਕੋਪ ਓਪ ਦੈ ਸਬੈ ਸਰੋਖ ਸੂਰ ਧਾਇ ਹੈਂ] 
ਧਾਇ ਧਾਇ ਜੂਝ ਹੈਂ ਅਰੂਝਿ ਜੂਝਿ ਜਾਇ ਹੈਂ। 
ਸੁ ਅਸਤ ਸਸਤੁ ਮੇਲ ਕੈ ਪੁਹਾਰ ਆਨਿ ਡਾਰਹੀਂ। 
ਨ ਭਾਜਿ ਗਾਜ ਹੈ ਹਠੀ ਨਿਸੰਕ ਘਾਇ ਮਾਰਹੀਂ। ੩੮੫। 


ਚੌਬੀਸ ਅਵਤਾਰ ੬੯ 


ਸੂਰਮੇ ਉਤਸਾਹ ਪੂਰਵਕ ਹਮਲਾ ਕਰ ਕੇ ਪੈ ਗਏ ਹਨ 
ਚਲਾਉਂਦੇ ਹਨ ਅਤੇ (ਯੋਧੇ) ਲੜ _ਲੜ ਕੇ ਡਿਗ ਰਹੇ ਹਨ, 
ਮੋੜਦੇ ਨਹੀਂ _ਹਨ।੩੭੮। 

ਹੱਥ ਵਿਚ ਬਾਣ ਲੈ ਕੇ ਸਾਰੇ ਸੂਰਮੇ ਕ੍ਰੋਧਵਾਨ ਹੋ ਕੇ ਚਲ ਪਏ _ਹਨ। ਚੰਗੇ ਤਕੜੇ 
ਯੋਧਿਆਂ ਨੂੰ ਚੁਣ ਚੁਣ ਕੇ ਰਾਜੇ ਨੇ ਨਾਲ ਲੈ ਲਿਆ ਹੈ। ਸੰਗ ਸੈਕੋਚ ਛਡ _ਕੇ _ਲੜਦੇ 
ਹਨ ਅਤੇ ਨਿਸੰਗ ਹੋਕੇ ਸੱਟਾਂ ਮਾਰਦੇ _ਹਨ। ਉਨ੍ਹਾਂ ਦੇ _ਅੰਗ _ਅੰਗ ਟੁਟ ਕੇ ਡਿਗ ਰਹੇ 
ਹਨ, _ਪਰ _ ਯੁੱਧ ਵਿਚੋਂ _ਭਜਦੇ ਨਹੀਂ _ਹਨ।੩੭੯। 
/ਨਸ਼ਪ/ਲਕਾ ਛੰਦ 

ਧਨੁਸ਼ ਨੂੰ ਖਿਚ ਕੇ _ਅਤੇ ਤਸੱਲੀ ਨਾਲ (ਨਿਸ਼ਾਣਾ ਬੰਨ੍ਹ ਕੇ) ਬਾਣ ਛਡ ਰਹੇ ਹਨ। 
ਠੀਕ _(ਨਿਸ਼ਾਣੇ _ਤੇ) _ਬਾਣ _(ਵਜਣ _ ਨਾਲ _ ਅਗਲਾ __ ਸੂਰਮਾ) _ ਆਰਾਮ _ ਨਾਲ _ ਲੇਟ _ ਜਾਂਦਾ 
ਹੈ; _ਉਧਰ _ (ਤੀਰ _ਮਾਰਨ _ਵਾਲਾ) ਹੱਥ _ਨਾਲ _ਹੋਰ (ਤੀਰ) ਜੋੜ _ਲੈਂਦਾ _ਹੈ। _(ਬਾਣ ਦੇ) 
ਆ ਕੇ ਲਗਣ ਨਾਲ ਘਾਉ ਹੁੰਦਾ ਹੈ ਅਤੇ (ਸੂਰਮੇ ਨੂੰ ਹੋਰ) ਚਾਉ ਚੜ੍ਹਦਾ ਹੈ। ਕਈ 
ਬਦ, ਪਹਿ (ਇਹ 1 ਮਿਲੀ “ਵਿਚ ਜੀ 1 ਮਿ 

(ਕਈ) ਕ੍ਰੋਧਵਾਨ ਹੋ ਕੇ, ਗਿਆਨ ਨੂੰ ਭੁਲਾ ਕੇ, ਵੈਰੀ ਨੂੰ ਲਭਣ ਲਈ ਫਿਰਦੇ _ਹਨ। 


ਬਲਵਾਨ ਯੋਧੇ ਕ੍ਰੋਧ `ਧਾਰ ਕੇ ਵਿਰੋਧ ਨਾਲ ਤੀਰ ਮਾਰਦੇ _ਹਨ। ਜਿਸ ਸੂਰਮੇ ਦਾ ਅੰਗ ਭੰਗ 
ਹੋ ਜਾਂਦਾ ਹੈ, ਉਹ ਯੁੱਧ-ਭੂਮੀ ਵਿਚ ਡਿਗ ਪੈਂਦਾ _ਹੈ। ਬਿਨਾ _ਸੈਕੋਚ ਰਣ-ਭੂਮੀ ਵਿਚ _(ਰੁਝੇ 
ਹੋਏ ਹਨ ਅਤੇ) ਸ਼ਰੀਰ ਲਹੂ ਨਾਲ ਲਥ _ਪਥ_ਹੋ ਗਏ ਹਨ।੩੮੧। 

ਯੋਧੇ ਭਜ ਕੇ ਆਉਂਦੇ ਹਨ ਅਤੇ ਕ੍ਰੋਧ ਕਰ ਕੇ ਤਲਵਾਰ ਝਾੜਦੇ ਹਨ। ਰੌਲਾ ਪਾਕੇ, 
(ਧਨੁਸ਼ ਵਿਚ) ਬਾਣ ਜੋੜ ਕੇ ਵੈਰੀ ਨੂੰ ਫੰਡ ਸੁਟਦੇ ਹਨ। ਪ੍ਰਾਣ ਤਿਆਗ ਦਿੰਦੇ ਹਨ, ਪਰ 
ਭਜਦੇ ਨਹੀਂ ਹਨ ਅਤੇ _ਰਣਭੂਮੀ ਵਿਚ ਹੀ ਸ਼ੋਭਦੇ ਹਨ। (ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਅਤੇ 
(ਮੁਖ ਦੀ) ਚਮਕ ਨੂੰ `ਵੇਖ ਕੇ _ਦੇਵ-ਇਸਤਰੀਆਂ _ਲੋਭਾਇਮਾਨ ਹੋ ਰਹੀਆਂ _ਹਨ।੩੮੨। 
ਸੂਰਮੇ ਤਲਵਾਰਾਂ ਸੌਂਤ ਕੇ _ਗਜਦੇ ਆਉਂਦੇ ਹਨ ਅਤੇ _ਭਜਦੇ ਨਹੀਂ _ਹਨ। ਕ੍ਰੋਧ ਕਰ 
ਸੂਝ ਨੂੰ ਭੁਲਾ ਕੇ, ਸੂਰਮੇ ਤਲਵਾਰਾਂ ਵਾਹੁੰਦੇ ਹਨ। ਜ਼ਖ਼ਮ ਖਾ ਕੇ ਅਤੇ ਰਣ ਵਿਚ 
ਕੇ ਦੇਵ-ਪੁਰੀ (ਸਵਰਗ) _ਵਿਚ (ਨਿਵਾਸ) ਪਾਉਂਦੇ _ਹਨ। _(ਫਿਰ) ਕੁਲ-ਰੀਤ ਅਨੁਸਾਰ 
ਦੇ ਗੀਤ ਗਾਉਂਦੇ _ਹਨ।੩੮੩। 


ਸਜਾ ਕੇ ਅਣਖ _ਨਾਲ _(ਯੁੱਧ-ਭੂਮੀ ਵਲ) _ਭਜੀ ਆ ਰਹੇ _ਹਨ। 
ਲੜ _ਲੜ ਕੇ ਮਰਦੇ ਹਨ ਅਤੇ ਪਰਲੋਕ (ਸਵਰਗ) _ਵਿਚ _ਨਿਵਾਸ ਪ੍ਰਾਪਤ ਕਰਦੇ _ਹਨ। 
ਭਜ ਕੇ ਰਜ ਕੇ ਜ਼ਖ਼ਮ ਝੇਲਦੇ ਹਨ। ਪਿਛੇ ਨੂੰ ਪੈਰ ਨਹੀਂ ਧਰਦੇ, ਸਗੋਂ 

ਹਠੀ ਸੂਰਮੇ ਅਗੇ _ਅਗੇ _ਹੀ ਵਧਦੇ ਜਾਂਦੇ ਹਨ।੩੮੪। 
ਵਧਾ ਸਾਰੇ ਸੂਰਮੇ ਰੋਹ ਨਾਲ ਭਰੇ _ਭਜੇ ਆਉਂਦੇ ਹਨ। ਭਜ ਭਜ ਕੇ 
ਉਲਝ _ਕੇ ਜੂਝਦੇ ਹਨ। _ਉਹ _ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਇਕੱਠਾ 
ਕਰ ਕੇ ਵਾਰ ਕਰਦੇ ਹਨ। _ਹਠੀਲੇ ਯੋਧੇ _ਭਜਦੇ ਨਹੀਂ ਹਨ, ਸਗੋਂ _ਗਜਦੇ ਹਨ, ਅਤੇ _ਨਿਸੰਗ 


ਸੀ _ਦਸਮ-ਗ੍ਰੰਥ _ਸਾਹਿਬ 


ਮ੍ਰਿਦੰਗ ਢੋਲ _ਬਾਸੁਰੀ ਸਨਾਇ ਝਾਂਝ ਬਾਜ _ਹੈੱ। 

ਪਾਵ ਰੋਪ ਕੈ ਬਲੀ ਸਕੋਪ ਆਨਿ ਗਾਜ ਹੈਂ। 

ਬੂਝਿ ਬੂਝ ਕੈ ਹਠੀ ਅਰੂਝਿ ਆਨਿ ਜੂਝ ਹੈਂ] 

ਅੰਧ ਧੁੰਧ ਹੁਇ ਰਹੀ ਦਿਸਾ ਵਿਸਾ ਨ ਸੂਝ ਹੈਂ। ੩੮੬। 
ਸਰੋਖ ਕਾਲਿ ਕੇਸਰੀ ਸੰਘਾਰਿ ਸੈਣ ਧਾਇ ਹੈ'। 

ਅਗਸਤ ਸਿੰਧੂ ਕੀ ਜਿਮੰ ਪਚਾਇ ਸੈਨ ਜਾਇ ਹੈਂ। 
ਸੰਘਾਰਿ _ਬਾਹਣੀਸ ਕੋ __ਅਨੀਸ ਤੀਰ ਗਾਜ _ਹੈ। 

ਬਿਸੇਖ ਜੁਧ ਮੰਡ ਹੈ ਅਸੇਖ ਸਸਤ ਬਾਜ ਹੈਂ। ੩੮੭। 


(21੧ ।੨੧ ੨੧ 


ਸਵੈਯਾ _ਛੱਟਾ 
ਆਵਤ ਹੀ ਨ੍ਰਿਪ ਕੇ ਦਲ ਤੇ ਹਰਿ ਬਾਜ ਕਰੀ ਰਥ ਕੋਟਿਕ ਕੂਟੇ। 
ਸਾਜ ਗਿਰੇ ਨ੍ਰਿਪ ਰਾਜ ਕਹੂੰ ਬਰ ਬਾਜ ਫਿਰੈ ਹਿਹਨਾਵਤ ਛੂਟੇ। 
ਤਾਜ ਕਹੂੰ _ਗਜਰਾਜ _ਰਣੈ ਭਟ _ਕੇਸਨ ਤੇ ਗਹਿ ਕੇਸਨ ਜੂਟੇ। 


ਪਉਨ ਸਮਾਨ ਬਹੈ ਕਲਿ ਬਾਨ ਸਬੈ ਅਰਿ ਬਾਦਲ ਸੇ _ਚਲਿ ਫੂਟੇ। ੩੮੮। 


ਧਾਇ ਪਰੇ ਕਰਿ ਕੋਪ ਬੜੇ ਭਟ ਬਾਨ ਕਮਾਨ ਕ੍ਰਿਪਾਨ ਸੰਭਾਰੇ। 
ਪਟਿਸ ਲੋਹਹਥੀ ਪਰਸਾ ਕਰਿ ਕ੍ਰੋਧ ਚਹੂੰ ਦਿਸ ਚਉਕ ਪ੍ਹਾਰੇ। 
ਕੁੰਜਰ ਪੁੰਜ ਗਿਰੇ ਰਣਿ ਮੂਰਧਨ ਸੋਭਤ ਹੈ ਅਤਿ ਡੀਲ ਡਿਲਾਰੇ। 
ਰਾਵਣ ਰਾਮ ਸਮੈ ਰਣ ਕੇ ਗਿਰਿਰਾਜ ਨੋ ਹਨਵੈਤਿ ਉਖਾਰੇ। ੩੮੯। 


ਚਓਪੁ ਚਰੀ ਚਤੁਰੰਗ ਚਮੂੰ _ਕਰੁਣਾਲਯ ਕੇ ਪਰ _ਸਿੰਧੁਰ ਪੇਲੇ। 

ਧਾਇ ਪਰੇ ਕਰਿ ਕੋਪ ਹਠੀ ਕਰ ਕਾਟਿ ਸਬੈ ਪਗ ਦ੍ਰੈ ਨ ਪਿਛੇਲੇ। 
ਬਾਨ ਕਮਾਨ ਕ੍ਰਿਪਾਨਨ ਕੇ ਘਨ _ਸ੍ਯਾਮ _ਘਨੇ ਤਨਿ _ਆਯੂਧ _ਝੇਲੇ। 
ਸ੍ਰੋਨ ਰੈਗੇ ਰਮਣੀਅ ਰਮਾਪਤਿ ਫਾਗੁਨ ਅੰਤਿ ਬਸੰਤ ਸੇ _ਖੇਲੇ। ੩੯। 


ਘਾਇ ਸਬੈ ਸਹਿ ਕੈ ਕਮਲਾਪਤਿ ਕੋਪਿ ਭਰ੍ਯੋ ਕਰਿ ਆਯੁਧ _ਲੀਨੇ। 
ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨ ਪ੍ਰਾਣ ਸਬੈ ਅਰਿ ਕੀਨੇ। 
ਟੂਟ ਪਰੇ "ਰਮਣੀ ਅਸ ਭੂਖਣ” ਬੀਰ ਬਲੀ ਅਤਿ ਸੁੰਦਰ ਚੀਨੇ। 


ਯੋ _ ਉਪਮਾ ਉਪਜੀ ਮਨ ਮੈ ਰਣ ਭੂਮਿ ਕੋ ਮਾਨਹੁ ਭੂਖਨ ਦੀਨੇ। ੩੯੧। 


ਚੌਬੀਸ ਅਵਤਾਰ 7੭੧ 


ਮ੍ਰਿਦੰਗ, ਢੋਲ, ਬੰਸਰੀ, _ਡਫ ਅਤੇ _ਝਾਂਝ _(ਆਦਿ) ਵਜਦੇ _ਹਨ। ਬਲਬੀਰ _ਪੈਰ _ਗਡ 
ਕੇ ਕ੍ਰੋਧ ਨਾਲ ਆ ਕੇ ਗਜਦੇ ਹਨ। _ਹਠੀਲੇ ਯੋਧੇ ਸੋਚ ਸਮਝ ਕੇ ਯੁੱਧ ਵਿਚ ਰੁਝ ਕੇ ਜੂਝਦੇ 
ਹਨ। ((ਸ਼ਸਤ੍ਰਾਂ ਦੇ ਪ੍ਰਹਾਰ ਨਾਲ _ਅਤੇ _ਘੋੜਿਆਂ ਦੇ _ਸੁੰਮਾਂ ਨਾਲ ਉਠੀ ਧੂੜ ਨਾਲ) _ਹਨੇਰਾ 
ਪਸਰਿਆ ਹੋਇਆ ਹੈ ਅਤੇ _ਦਿਸਾ-ਵਿਸਾ ਕੁਝ _ਵੀ _ਸੁਝਦੀਆਂ ਨਹੀਂ _ਹਨ।੩੮੬। 


ਦੇਵੀ ਦਾ ਸ਼ੇਰ (ਜਾਂ ਨਿਹਕਲੰਕ ਰੂਪ ਸ਼ੇਰ) ਭਜ _ਭਜ ਕੇ (ਵੈਰੀ) ਸੈਨਾ ਦਾ _ਸੰਘਾਰ 
ਕਰਦਾ ਫਿਰਦਾ ਹੈ। ਅਗਸਤ ਰਿਸ਼ੀ ਦੇ ਸਮੁੰਦਰ ਸੋਖਣ ਵਾਂਗ (ਵੈਰੀ) ਸੈਨਾ ਨੂੰ _ਪਚਾਈ ਜਾ 
ਰਿਹਾ _ਹੈ। _ਸੈਨਾਪਤੀ ('ਬਾਹਣੀਸ”) ਨੂੰ ਮਾਰ ਕੇ ਰਾਜੇ ਦੇ ਨੇੜੇ _ਗਜਦੇ _ਹਨ। ਵਿਸ਼ੇਸ਼ ਯੁੱਧ 
ਮੰਡਿਆ ਹੋਇਆ ਹੈ ਅਤੇ ਬੇਅੰਤ ਸ਼ਸਤ੍ਰ _ਵਜ _ਰਹੇ _ਹਨ।੩੮੭। 
ਭਫੰਯਾ ਛੰਟਾ 


ਕਲਕੀ (“ਹਰਿ”) ਨੇ ਆਉਂਦਿਆਂ ਹੀ ਰਾਜੇ ਦੇ ਦਲ ਦੇ ਬਹੁਤ ਸਾਰੇ ਰਥ, ਘੋੜੇ ਅਤੇ 
ਸੁੰਦਰ 


ਹਾਥੀ ਕੁਟ ਸੁਟੇ ਹਨ। ਕਿਤੇ ਰਾਜਿਆਂ ਦੇ ਸਾਜ-ਸਾਮਾਨ ਡਿਗੇ ਪਏ ਹਨ ਅਤੇ ਕਿਤੇ ਸੁ 
ਘੋੜੇ ਖੁਲੇ ਫਿਰਦੇ _ਹਿਣਕ ਰਹੇ _ਹਨ। _ਰਣ-ਭੂਮੀ ਵਿਚ ਕਿਧਰੇ _ਤਾਜ _ਡਿਗੇ _ਪਏ ਹਨ, 
(ਕਿਤੇ) ਵੱਡੇ ਹਾਥੀ (ਡਿਗੇ ਪਏ ਹਨ) ਅਤੇ ਕਿਤੇ ਯੋਧੇ (ਇਕ ਦੂਜੇ ਦੇ) ਕੇਸਾਂ ਨੂੰ ਪਕੜ ਕੇ 
ਰੁਝੇ ਹੋਏ ਹਨ। _ਕਲਕੀ ਦੇ ਬਾਣ ਪੌਣ ਵਾਂਗ ਵਗਦੇ ਹਨ ਅਤੇ (ਉਨ੍ਹਾਂ ਨੇ) ਵੈਰੀ ਦੇ ਦਲ ਨੂੰ 


ਬਦਲ ਵਾਂਗ _ਖਿੰਡਾ ਦਿੱਤਾ ਹੈ।੩੮੮। 


ਵੌਡੇ ਸੂਰਮੇ ਬਹੁਤ ਕ੍ਰੋਧ ਕਰ ਕੇ ਪੈ ਗਏ ਹਨ (ਜਿਨ੍ਹਾਂ ਨੇ ਹੱਥ ਵਿਚ) ਬਾਣ, ਕਮਾਨ, 
ਕ੍ਰਿਪਾਨ (ਆਦਿ ਸ਼ਸਤ੍ਰ) ਸੰਭਾਲੇ ਹੋਏ _ਹਨ। _ਪਟਿਸ, ਲੋਹੇ ਦੇ _ਹੌਥੇ ਵਾਲੀ ਬਰਛੀ, _ਕੁਹਾੜੇ 
ਕੋੋਧਿਤ ਹੋ ਕੇ ਚੌਹਾਂ ਪਾਸੇ ਸਾਵਧਾਨੀ ਨਾਲ ਮਾਰਦੇ ਹਨ। ਹਾਥੀਆਂ ਦੇ ਝੁੰਡ ਅਤੇ ਸਿਰ ਰਣ- 
ਭੂਮੀ ਵਿਚ ਡਿਗੇ ਪਏ ਹਨ ਅਤੇ ਵੱਡੇ ਕਦ-ਕਾਠ ਵਾਲੇ (ਹਾਥੀ) ਸ਼ੋਭਾ ਪਾ ਰਹੇ ਹਨ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _ਰਾਵਣ ਤੇ ਰਾਮ ਦੇ ਯੁੱਧ ਵੇਲੇ ਹਨੂਮਾਨ ਨੇ ਵੱਡੇ ਪਰਬਤ ਨੂੰ 
ਉਖਾੜਿਆ ਹੌਵੇ।੩੮੯। 


ਚਤੁਰੰਗਨੀ ਸੈਨਾ _('ਚਮੂੰ') ਬੜੇ ਚਾਉ _ਨਾਲ _ਚੜ੍ਹੀ _ਹੈ, _ਕਲਕੀ _('ਕਰੁਣਾਲਯ') 
ਉਪਰ ਹਾਥੀ ਚੜ੍ਹਾ ਦਿੱਤੇ ਹਨ। _ਹਠੀਲੇ ਸੂਰਮੇ ਕ੍ਰੋਧ ਨਾਲ ਧਾ ਕੇ ਪੈ ਗਏ ਹਨ, ਹੱਥ _ਨਾਲ 
ਸਭ ਕੁਝ _ਕਟੀ ਜਾਂਦੇ ਹਨ ਅਤੇ ਇਕ ਕਦਮ _ਵੀ ਪਿਛੇ ਨਹੀਂ _ਧਰਦੇ। _ਘਨਸ਼ਿਆਮ 
(ਕਲਕੀ) _ਨੇ _ਤਨ ਉਤੇ _ਬਾਣ, _ਕਮਾਨ _ਅਤੇ ਕ੍ਰਿਪਾਨ ਆਦਿ ਸ਼ਸਤ੍ਰ _ਝਲੇ _ਹੋਏ _ਹਨ। 
ਭਗਵਾਨ _ਕਲਕੀ _('ਰਮਾਪਤਿ”) ਲਹੂ _ਨਾਲ _ਰੈਗੇ ਹੋਏ ਬਹੁਤ _ਸਜ ਰਹੇ ਸਨ ਮਾਨੋ _ਫਗਣ 
ਦੇ ਅੰਤ ਵਿਚ _ਫਾਗ _ਖੇਡ _ਰਹੇ _ਹੋਣ।੩੯0। 


(ਵੈਰੀ ਦੇ) ਵਾਰਾਂ ਨੂੰ ਸਹਾਰ ਕੇ ਕ੍ਰੋਧ ਨਾਲ ਭਰੇ ਹੋਏ _ਕਲਕੀ ਅਵਤਾਰ 
(ਕਮਲਾਪਤਿ”) ਨੇ ਹੱਥ _ਵਿਚ ਸ਼ਸਤ੍ਰ _ਸੰਭਾਲ ਲਏ _ਹਨ। ਦੁਸ਼ਟਾਂ ਦੀ 
ਇਕ ਛਿਣ ਵਿਚ ਸਾਰੇ ਵੈਰੀਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ। 
ਭੂਸ਼ਣ ਧਾਰਨ _ਕਰਨ _ਵਾਲੇ (ਕਾਲਕੀ ਵੈਰੀ ਉਤੇ) ਟੁਟ ਕੇ ਗਏ ਹਨ 
ਯੋਧਿਆਂ ਨੇ ਉਨ੍ਹਾਂ ਨੂੰ ਬਹੁਤ ਸੁੰਦਰ ਸਮਝਿਆ ਹੈ। (ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ 
ਉਪਮਾ ਪੈਦਾ _ਹੋਈ ਹੈ ਮਾਨੋ _ਰਣ-ਭੂਮੀ (ਰੂਪ ਇਸਤਰੀ) ਨੂੰ _ਗਹਿਣੇ ਬਖ਼ਸ਼ੇ _ਹੋਣ।੩੯੧। 


੭ ੨ 


੧. 


ਸੀ _ਦਸਮ-ਗ੍ਰੰਥ _ਸਾਹਿਬ 


ਚਉਪਿ ਚੜਿਓ ਕਰਿ ਕੋਪ ਕਲੀ ਕ੍ਰਿਤ ਆਯੁਧ ਅੰਗ _ਅਨੇਕਨ ਸਾਜੇ। 
ਤਾਲ ਮਿਰਿਦੰਗ ਉਪੰਗ ਮੁਚੰਗ ਸੁ _ਭਾਤਿ ਅਨੇਕ ਭਲੀ ਬਿਧਿ ਬਾਜੇ। 
ਪੂਰਿ ਫਟੀ ਛੁਟਿ ਧੂਰ ਜਟੀ ਜਟ ਦੇਵ ਅਦੇਵ ਦੋਊ ਉਠਿ ਭਾਜੇ। 
ਕੋਪ ਕਛੂ ਕਰਿ ਕੈ ਚਿਤ ਮੋ ਕਲਕੀ ਅਵਤਾਰ ਜਬੈ ਰਣਿ ਗਾਜੇ। ੩੯੨। 


ਬਾਜ _ਹਨੇ _ਗਜਰਾਜ _ਹਨੇ ਨ੍ਰਿਪਰਾਜ ਹਨੇ ਰਣ ਭੂਮਿ _ਗਿਰਾਏ। 
ਡੋਲਿ ਗਿਰਿਓ ਗਿਰ ਮੇਰ ਰਸਾਤਲ ਦੇਵ ਅਦੇਵ ਸਬੈ _ਭਹਰਾਏ। 
ਸਾਤੋਊ ਸਿੰਧੁ ਸੁਕੀ ਸਰਤਾ ਸਬ ਲੋਕ ਅਲੋਕ ਸਬੈ _ਥਹਰਾਏ। 
ਚਉਕ _ਚਕੇ ਦ੍ਰਿਗਪਾਲ ਸਬੈ ਕਿਹ ਪੈ ਕਲਕੀ ਕਰਿ ਕੋਪ ਰਿਸਾਏ। ੩੯੩। 


ਬਾਨ ਕਮਾਨ _ਸੰਭਾਰਿ ਹਠੀ ਹਠ _ਠਾਨਿ ਹਠੀ ਰਣਿ ਕੋਟਿਕੁ ਮਾਰੇ। 
ਜਾਂਘ ਕਹੂੰ ਸਿਰ ਬਾਹ ਕਹੂੰ ਅਸਿ ਰੇਣੂ ਪ੍ਰਮਾਣ ਸਬੈ ਕਰਿ ਡਾਰੇ। 
ਬਾਜ ਕਹੁ ਗਜਰਾਜ ਧੁਜਾ ਰਥ ਉਸਟ ਪਰੇ ਰਣਿ ਪੁਸਟ ਬਿਦਾਰੇ। 
ਜਾਨੁਕ ਬਾਗ _ਬਨਿਓ ਰਣਿ ਮੰਡਲ ਪੇਖਨ ਕਉਂ ਜਟਿ ਧੂਰ _ਪਧਾਰੇ। _੩੯੪। 


ਲਾਜ ਭਰੇ ਅਰਿਰਾਜ ਚਹੂੰ ਦਿਸ ਭਾਜਿ ਚਲੇ ਨਹੀ ਆਨਿ ਘਿਰੇ। 

ਗਹਿ ਬਾਨ ਕ੍ਰਿਪਾਨ ਗਦਾ ਬਰਛੀ ਛਟ" ਛੈਲ ਛਕੇ ਚਿਤ ਚੌਪ ਚਿਰੇ। 
ਪ੍ਰਤਿਮਾਨ ਸੁਜਾਨ ਅਜਾਨੁ ਭੁਜਾ ਕਰਿ ਪੈਜ ਪਰੇ ਨਹੀ ਫੇਰਿ ਫਿਰੇ। 

ਰਣ ਮੋ ਮਰਿ ਕੈ ਜਸ ਕੋ ਕਰਿ ਕੈ ਹਰਿ ਸੋ ਲਰਿ ਕੈ ਭਵ ਸਿੰਧੁ ਤਰੇ। ੩੯੫। 


ਰੰਗ ਸੋ ਜਾਨੁ ਸੁਰੰਗੇ ਹੈ ਸਿੰਧੁਰ ਛੂਟੀ ਹੈ ਸੀਸ ਪੈ ਸ੍ਰੋਨ ਅਲੇਲੈ। 
ਬਾਜ ਗਿਰੇ ਭਟ ਰਾਜ ਕਹੂੰ ਬਿਚਲੇ ਕੁਪ ਕੈ ਕਲ ਕੇ ਅਸਿ ਕੇਲੈ। 
ਚਾਚਰ ਜਾਨੁ ਕਰੈ ਬਸੁਧਾ ਪਰ ਜੂਝਿ ਗਿਰੇ ਪਗ ਦ੍ਰੈ ਨ ਪਛੇਲੈ। 
ਜਾਨੁਕ ਪਾਨ ਕੈ ਭੰਗ ਮਲੰਗ ਸੁ _ਫਾਗੁਨ ਅੰਤਿ ਬਸੰਤ ਸੋ ਖੇਲੈ। ੩੯੬। 


ਜੇਤਕ ਜੀਤਿ ਬਚੇ ਸੁ ਸਬੈ ਭਟ ਚਓਪ ਚੜੇ ਚਹੁੰ ਓਰਨ ਧਾਏ। 

ਬਾਨ ਕਮਾਨ ਗਦਾ ਬਰਛੀ ਅਸਿ ਕਾਢਿ ਲਏ ਕਰ ਮੋ ਚਮਕਾਏ। 
ਚਾਬੁਕ ਮਾਰਿ _ਤੁਰੰਗ ਧਸੇ ਰਨਿ ਸਾਵਨ ਕੀ ਘਟਿ ਜਿਉ ਘਹਰਾਏ। 

ਸੀ ਕਲਕੀ ਕਰਿ ਲੈ ਕਰਵਾਰਿ ਸੁ ਏਕ ਹਨੇ ਅਰਿ ਅਨੇਕ ਪਰਾਏ। ੩੯੭। 


'ਛਬਿ” ੨. ਕਈਆਂ ਬੀੜਾਂ ਵਿਚ ਇਸ ਚਰਣ ਦੇ ਕੁਝ ਅੰਸ਼ ਅਗੇ ਪਿਛੇ ਹਨ 


ਚੌਬੀਸ ਅਵਤਾਰ ੭੩ 


ਭਰ 
ਗਏ ਹਨ, ਜਿਸ ਵੇਲੇ _ਕਲਕੀ ਅਵਤਾਰ 


ਦੀਆਂ ਭੁਜਾਵਾਂ ਗੋਡਿਆਂ ਤਕ ਹਨ, (ਉਸ ਉਤੇ ਵੈਰੀ ਰਾਜੇ) ਅਣਖ ਨਾਲ ਭਰ ਕੇ ਪੈ ਗਏ 
ਹਨ ਅਤੇ ਫਿਰ ਪਿਛੇ ਨਹੀਂ ਪਰਤੇ ਹਨ। ਰਣ ਵਿਚ ਮਰ ਕੇ ਯਸ਼ ਨੂੰ ਪ੍ਰਾਪਤ ਕਰ ਕੇ ਅਤੇ 


੮ 


ਕਲਕੀ ਅਵਤਾਰ _ਨਾਲ ਯੁੱਧ _ਕਰ _ਕੇ ਸੰਸਾਰ ਸਾਗਰ ਤੋਂ ਤਰ ਗਏ _ਹਨ।੩੯੫। 


ਹਾਥੀ (ਲਹੂ ਦੇ) ਰੰਗ ਵਿਚ ਰੰਗੇ ਹੋਏ ਹਨ ਅਤੇ (ਉਨ੍ਹਾਂ ਦੇ) ਸਿਰ ਤੋਂ ਲਹੂ ਦੀ 
ਲਗਾਤਾਰ _ਧਾਰ _ਵਗ _ਰਹੀ _ਹੈ। _ਕਿਧਰੇ _ਘੋੜੇ _ਡਿਗੇ _ਪਏ _ਹਨ, _ਕਿਤੇ ਰਾਜੇ ਦੇ ਸੂਰਮੇ 
ਵਿਚਲਿਤ ਹੋ ਗਏ ਹਨ; (ਕਿਉਂਕਿ) ਕਲਕੀ ਨੇ ਕ੍ਰੋਧ ਕਰ ਕੇ ਤਲਵਾਰ ਦੇ ਕੌਤਕ ਕੀਤੇ 
ਹਨ। _(ਸੂਰਮੇ ਇਤਨੀ _ਫਿਰਤੀ ਨਾਲ ਲੜ ਰਹੇ ਹਨ) ਜਿਵੇਂ ਧਰਤੀ ਉਤੇ ਗਿਧਾ ਪਾ ਰਹੇ 
ਹੋਣ; ਲੜ ਕੇ ਡਿਗ ਪੈਂਦੇ ਹਨ, ਪਰ ਕਦਮ ਪਿਛੇ ਨੂੰ ਨਹੀਂ ਚੁਕਦੇ। (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ _ਫਗਣ ਮਹੀਨੇ _ਦੇ ਅੰਤ ਉਤੇ _ਫਾਗ _ਖੇਡ ਕੇ ਮਲੰਗ _ਭੰਗ ਪੀ ਕੇ ਸੁੱਤੇ ਹੋਏ 
ਹੌਣ।੩੯੬। 

ਜਿਤਨੇ _ਵੀ ਸੂਰਮੇ ਜੀਉਂਦੇ ਬਚ _ਗਏ, _ਉਹ ਉਤਸਾਹ _ਨਾਲ _ਭਰ ਕੇ ਫਿਰ ਚੜ੍ਹੇ 
ਹਨ ਅਤੇ (ਕਲਕੀ ਉਤੇ) ਚੌਹਾਂ ਪਾਸਿਆਂ ਤੋਂ 
ਬਰਛੀ _ ਅਤੇ ਤਲਵਾਰ _(ਆਦਿ _ ਸ਼ਸਤ੍ਰ) _ਕਢ 
ਚਾਬਕ _ਮਾਰ _ਕੇ ਯੁੱਧ-ਭੂਮੀ ਵਿਚ _ਧਸ _ਗਏ ਹਨ ਅਤੇ ਸਾਵਣ ਦੀ ਘਟਾ ਵਾਂਗ ਛਾ 
ਹਨ। ਸੀ _ਕਲਕੀ ਅਵਤਾਰ ਨੇ ਹੱਥ _ਵਿਚ ਤਲਵਾਰ ਲੈ 
ਅਤੇ _ ਅਨੇਕਾਂ _ਭਜ _ ਗਏ _ਹਨ।੩੯੭। 


ਸੀ _ਦਸਮ-ਗ੍ੰਥ _ਸਾਹਿਬ 


ਮਾਰ ਮਚੀ ਬਿਸੰਭਾਰ ਜਥੈ ਤਬ ਆਯੁਧ ਛੋਰਿ ਸਬੈ ਭਟ ਭਾਜੇ। 

ਡਾਰਿ ਹਥ੍ਯਾਰ ਉਤਾਰਿ ਸਨਾਹਿ ਸੁ ਏਕ ਹੀ ਬਾਰ ਭਜੇ ਨਹੀ ਗਾਜੇ। 

ਸੀ ਕਲਕੀ ਅਵਤਾਰ ਤਹਾ ਗਹਿ ਸਸਤ੍ਰ ਸਬੈ ਇਹ ਭਾਤਿ ਬਿਰਾਜੇ। 
ਭੂਮਿ ਅਕਾਸ ਪਤਾਰ _ਚਕਿਓ ਛਬਿ ਦੇਵ ਅਦੇਵ ਦੋਊ ਲਖਿ ਲਾਜੇ। ੩੯੮। 


ਦੇਖਿ ਭਜੀ ਪ੍ਰਤਿਨਾ ਅਰਿ ਕੀ ਕਲਕੀ ਅਵਤਾਰ _ਹਥ੍ਯਾਰ _ਸੰਭਾਰੇ। 
ਬਾਨ ਕਮਾਨ ਕ੍ਰਿਪਾਨ ਗਦਾ ਛਿਨ ਬੀਚ ਸਬੈ ਕਰਿ ਚੂਰਨ ਡਾਰੇ। 

ਭਾਗਿ ਚਲੇ ਇਹ ਭਾਤਿ ਭਟਾ ਜਿਮਿ ਪਉਨ ਬਹੇ ਦੂਮ ਪਾਤ ਨਿਹਾਰੇ। 
ਪੈਨ ਪਰੀ ਕਛੂ _ਮਾਨ ਰਹਿਓ ਨਹਿ _ਬਾਨਨ _ਡਾਰਿ ਨਿਦਾਨ ਪਧਾਰੇ। ੩੯੯। 


2/0ਆ ਛੰਦ 
ਕਹੂੰ ਭਟ _ਮਿਲਤ ਮੁਖਿ ਮਾਰ ਉਚਾਰਤ। ਕਹੂੰ ਭਟ _ਭਾਜਿ ਪੁਕਾਰਤ ਆਰਤ। 
ਕੇਤਕ ਜੋਧ _ਫਿਰਤ ਦਲ _ਗਾਹਤ। _ਕੇਤਕ ਜੂਝ _ਬਰੰਗਨ _ਬ੍ਯਾਹਤ। _੪00। 


ਕਹੂੰ ਬਰ ਬੀਰ ਫਿਰਤ ਸਰ ਮਾਰਤ। ਕਹੂੰ ਰਣ ਛੋਡਿ ਭਜਤ ਭਟ ਆਰਤ। 
ਕੇਈ ਡਰੁ ਡਾਰਿ ਹਨਤ ਰਣਿ ਜੋਧਾ। ਕੇਈ ਮੁਖਿ ਮਾਰ ਰਟਤ ਕਰਿ ਕ੍ਰੋਧਾ। ੪0੧। 


ਕੇਈ ਖਗ _ਖੰਡਿ ਗਿਰਤ ਰਣਿ ਛਤ੍ਰੀ। ਕੇਤਕ ਭਾਗਿ ਚਲਤ ਤੂਸਿ ਅਤ੍ਰੀ। 
ਕੇਤਕ ਨਿਭੂਮ ਜੁਧ ਮਚਾਵਤ। ਆਹਵ _ਸੀਝਿ _ਦਿਵਾਲਯ _ਪਾਵਤ। _੪0੨। 


ਕੇਤਕ _ਜੂਝਿ _ਮਰਤ ਰਣ _ਮੰਡਲਿ। ਕੇਈਕੁ _ਭੇਦਿ ਚਲੇ _ਬ੍ਰਹਮੰਡਲ। 
ਕੇਈਕੁ ਆਨਿ ਪ੍ਰਹਾਰਤ ਸਾਂਗੈ। ਕੇਤਕ ਭੰਗ _ਗਿਰਤ ਹੁਇ ਆੰਗੈ। _੪0੩। 


/ਕੋੈਸ਼ੇਖ ਛੰਦ 

ਭਾਜਿ ਬਿਨਾਂ ਭਟ ਲਾਜ ਸਬੈ ਤਜਿ ਸਾਜ ਜਹਾ। 
ਨਾਚਤ _ਭੂਤ _ਪਿਸਾਚ _ਨਿਸਾਚਰ _ਰਾਜ _ਤਹਾ। 

ਦੇਖਤ ਦੇਵ ਅਦੇਵ ਮਹਾ ਰਣ ਕੋ _ਬਰਨੈ। 

ਜੂਝ ਭਯੋ ਜਿਹ ਭਾਤਿ ਸੁ ਪਾਰਥ ਸੋ _ਕਰਨੈ। ੪0੪। 
ਦਾਵ ਕਰੈ ਰਿਸ ਖਾਇ ਮਹਾ ਹਠ ਠਾਨ _ਹਠੀ। 
ਕੋਪ ਭਰੇ ਇਹ ਭਾਤ ਸੁ ਪਾਵਕ ਜਾਨੁ _ਭਠੀ। 

ਕੁਧ ਭਰੇ ਰਣਿ ਛਤੂਜ ਅਤੁਣ _ਝਾਰਤ ਹੈ। 

ਭਾਜਿ ਚਲੈ ਨਹੀ ਪਾਵ ਸੁ ਮਾਰਿ ਪੁਕਾਰਤ ਹੈ। ੪0੫। 


ਚੌਬੀਸ ਅਵਤਾਰ ੭੫ 


ਜਦੋਂ _(ਕਲਕੀ _ ਵੱਲੋਂ) _ਬੇਸੁਧ _ਕਰ _ ਦੇਣ ਵਾਲੀ ਮਾਰ _ਮਚੀ _ਤਦ ਸਾਰੇ ਯੋਧੇ 
ਹਥਿਆਰ _ਛਡ ਕੇ ਭਜ ਗਏ _ਹਨ। (ਯੋਧੇ) ਸ਼ਸਤ੍ਰਾਂ ਨੂੰ ਸੁਟ ਕੇ, _ਕਵਚਾਂ ਨੂੰ ਉਤਾਰ ਕੇ 
ਇਕੋ ਵਾਰ ਹੀ ਭਜ _ਗਏ ਹਨ ਅਤੇ ਇਕ ਵੀ ਨਹੀਂ ਡਟਿਆ ਹੈ। ਸ੍ਰੀ _ਕਲਕੀ ਅਵਤਾਰ 
ਸਾਰੇ ਹਥਿਆਰ _ਧਾਰਨ _ਕਰ ਕੇ ਉਥੇ ਇਸ ਤਰ੍ਹਾਂ ਬਿਰਾਜੇ ਹੋਏ ਹਨ ਕਿ ਭੂਮੀ, ਆਕਾਸ਼, 
ਪਾਤਾਲ ਹੈਰਾਨ ਰਹੇ ਹਨ (ਅਤੇ ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈੱਤ ਦੋਵੇਂ 


ਸੈਨਾ ਨੂੰ ਭਜੀ ਜਾਂਦੀ ਵੇਖ ਕੇ ਕਲਕੀ ਅਵਤਾਰ ਨੇ _ਹੌਥ ਵਿਚ ਹਥਿਆਰ 

ਫੜ ਲਏ _ਹਨ। ਬਾਨ, _ਕਮਾਨ, ਕ੍ਰਿਪਾਨ _ਅਤੇ _ਗਦਾ _(ਪਕੜ _ਕੇ _ਵੈਰੀ ਦੇ) ਸਾਰਿਆਂ 
(ਸੂਰਮਿਆਂ ਨੂੰ) ਛਿਣ ਭਰ ਵਿਚ ਚੂਰ ਚੂਰ _ਕਰ ਦਿੱਤਾ ਹੈ। ਯੋਧੇ ਇਸ ਤਰ੍ਹਾਂ ਭਜ _ਚਲੇ 
ਹਨ, ਜਿਵੇਂ ਪੌਣ ਦੇ ਚਲਣ ਨਾਲ ਬ੍ਰਿਛਾਂ ਤੋਂ ਪਤਰ (ਡਿਗਦੇ ਜਾਂਦੇ) ਵੇਖੀਂਦੇ ਹਨ। _(ਕਲਕੀ 
ਅਵਤਾਰ _ਦੀ) ਤਿਖੀ (ਤਲਵਾਰ) ਅਜਿਹੀ ਪਈ ਕਿ ਕਿਸੇ ਦਾ ਵੀ ਮਾਣ ਨ ਰਿਹਾ ਅਤੇ 
ਅੰਤ _ਵਿਚ _ਬਾਣਾਂ ਨੂੰ ਸੁਟ ਕੇ _ਭਜ _ਗਏ।੩੯੯। 
2/੫ਆ ਛੰਦ 

ਕਿਤੇ ਯੋਧੇ ਮਿਲ ਕੇ ਮੂੰਹ ਤੋਂ 'ਮਾਰੋਂ ਮਾਰੋ” _ਪੁਕਾਰਦੇ ਹਨ। _ਕਿਤੇ ਭਜੇ ਜਾਂਦੇ ਸੂਰਮੇ 
ਦੁਖੀ (ਆਰਤ”) ਹੋ ਕੇ ਪੁਕਾਰ ਰਹੇ _ਹਨ। ਕਿਤਨੇ ਹੀ ਯੋਧੇ ਦਲਾਂ ਨੂੰ ਗਾਹੁੰਦੇ ਫਿਰਦੇ ਹਨ। 
ਕਿਤਨੇ ਹੀ ਜੂਝ _ਮੋਏ ਹਨ ਅਤੇ ਉਨ੍ਹਾਂ ਨੂੰ _ਅਪੌਛਰਾਵਾਂ ਵਿਆਹ ਰਹੀਆਂ _ਹਨ।800। 

ਕਿਤੇ ਯੋਧੇ _ਤੀਰ _ਮਾਰਦੇ ਫਿਰਦੇ _ਹਨ। _ਕਿਤੇ _ਸੂਰਮੇ _ਬਹੁਤ _ਦੁਖੀ ਹੋ ਕੇ _ਰਣ- 
ਭੂਮੀ ਵਿਚੋਂ ਭਜੇ ਜਾ ਰਹੇ _ਹਨ। _ਕਈ ਯੋਧੇ ਡਰ ਨੂੰ ਤਿਆਗ ਕੇ _ਯੁੱਧ-ਭੂਮੀ ਵਿਚ _(ਵੈਰੀ 
ਨੂੰ) _ਸੰਘਾਰਦੇ ਹਨ। _ਕਈ ਕ੍ਰੋਧਵਾਨ ਹੋ ਕੇ ਮੂੰਹ ਤੋਂ _'ਮਾਰੋ-ਮਾਰੋ”` ਪੁਕਾਰਦੇ _ਹਨ। _੪0੧। 

ਕਈ ਛਤ੍ਰੀ _ਰਣ-ਭੂਮੀ _ਵਿਚ ਤਲਵਾਰ ਨਾਲ ਟੋਟੇ ਟੋਟੇ ਹੋਕੇ ਡਿਗ _ਰਹੇ _ਹਨ। 
ਕਈ _ਅਸਤੁਧਾਰੀ (ਅਤ੍ਰੀ) ਡਰ ਦੇ ਮਾਰੇ ਭਜ _ਚਲੇ _ਹਨ। ਕਈ _ਨਿਝਕ _('ਨਿਭੂਮ”) ਹੋ 
ਕੇ ਯੁੱਧ _ਮਚਾ _ਰਹੇ _ਹਨ। _ ਯੁੱਧ-ਭੂਮੀ _ਵਿਚ _ਸਿਝ _ਕੇ _ਸਵਰਗ _ਦੀ ਪ੍ਰਾਪਤੀ _ਕਰਦੇ 
ਹਨ। 80੨। 

ਕਈ _ਰਣ-ਮੰਡਲ ਵਿਚ ਜੂਝ ਕੇ ਮਰ ਗਏ _ਹਨ। ਕਈ ਇਕ ਬੁਹਮੰਡਲ ਨੂੰ ਭੇਦ 
ਕੇ ਚਲੇ ਗਏ ਹਨ। ਕਈ ਇਕ ਆ ਕੇ ਬਰਛਿਆਂ ਦਾ ਵਾਰ ਕਰਦੇ ਹਨ। ਕਈਆਂ ਦੇ 
ਅੰਗ _ਭੰਗ _ਹੋ__ਕੇ _ਡਿਗ ਰਹੇ _ਹਨ।80੩। 


0੨੧੨ ॥ 


ਸਾਰਾ 

ਉਥੇ ਭੂਤਾਂ, _ਪਿਸਾਚਾਂ, ਦੈਂਤਾਂ ਦਾ _ਰਾਜਾ _ਨਚ _ਰਿਹਾ ਹੈ। ਦੇਵਤੇ ਅਤੇ ਦੈਂਤ ਮਹਾਨ ਯੁੱਧ 

ਵੇਖਦੇ ਹਨ, (ਇਸ ਦਾ ਭਲਾ) ਵਣਨ ਕੌਣ ਕਰ 

ਧ ਹੋਇਆ ਜਿਵੇਂ ਅਰਜਨ _ ('ਪਾਰਥ”)ਦਾ ਕਰਨ _ ਰਾਜੇ _ਨਾਲ _ (ਹੋਇਆ _ ਸੀ)।੪0੪। 
ਮਹਾਨ _ਹਠੀ ਯੋਧੇ ਹਠ ਧਾਰ ਕੇ ਕ੍ਰੋਧ ਨਾਲ _ਦਾਓ ਵਰਤਦੇ _ਹਨ। ਕ੍ਰੋਧ ਦੇ ਇਸ 

ਤਰ੍ਹਾਂ ਨਾਲ _ਭਰੇ _ਹੋਏ ਹਨ, _ਮਾਨੋ ਭੱਠੀ ਦੀ _ਅਗਨੀ ਹੋਵੇ। ਕ੍ਰੋਧ _ਨਾਲ _ਭਰੇ ਹੋਏ ਛਤ੍ਰੀ 

ਅਤ੍ਹਾਂ ਨੂੰ ਚਲਾਉਂਦੇ ਹਨ। _ਭਜਦੇ ਨਹੀਂ ਹਨ ਅਤੇ ਪੈਰ (ਟਿਕਾ ਕੇ) 'ਮਾਰੋਂ ਮਾਰੋ” ਪੁਕਾਰਦੇ 


ਹਨ।੪80੫। 


੭ ੬ 


ਸੀ _ਦਸਮ-ਗ੍ਰੰਥ _ਸਾਹਿਬ 


ਦੇਖਤ ਹੈ ਦਿਵ ਦੇਵ ਧਨੈ ਧਨਿ ਜੰਪਤ ਹੈ। 
ਭੂਮ ਅਕਾਸ ਪਤਾਲ _ਚਵੋ ਚਕ _ਕੰਪਤ ਹੈ। 
ਭਾਜਤ _ਨਾਹਿਨ ਬੀਰ ਮਹਾ _ਰਣਿ _ਗਾਜਤ ਹੈ। 
ਜਛ _ਭੁਜੰਗਨ ਨਾਰਿ _ਲਖੇ ਛੜਿ _ਲਾਜਤ ਹੈ। _੪0੬। 


ਧਾਵਤ ਹੈ ਕਰਿ ਕੋਪ ਮਹਾ ਸੁਰ ਸੂਰ ਤਹਾ। 

ਮਾਂਡਤ ਹੈ _ਬਿਕਰਾਰ _ਭਯੰਕਰ ਜੁਧ _ਜਹਾ। 

ਪਾਵਤ ਹੈ ਸੁਰ ਨਾਰਿ ਸੁ _ਸਾਮੁਹਿ ਜੁਝਤ ਹੈ। 

ਦੇਵ ਅਦੇਵ ਗੰਧੂਬ ਸਬੈ ਕ੍ਰਿਤ ਸੁਝਤ ਹੈ। ੪07। 

ਦੰਚਲਾ ਛੰਦ 

ਮਾਰਬੇ ਕੋ ਤਾਹਿ ਤਾਕਿ _ਧਾਏ ਬੀਰ _ਸਾਵਧਾਨ। 

ਹੋਨ ਲਾਗੇ ਜੁਧ ਕੇ ਜਹਾਂ ਤਹਾ ਸਬੈ _ਬਿਧਾਨ। 

ਭੀਮ ਭਾਤਿ ਧਾਇ ਕੈ ਨਿਸੰਕ ਘਾਇ ਕਰਤ ਆਇ। 
ਜੂਝਿ ਜੂਝ ਕੈ ਮਰੈ ਸੁ ਦੇਵ ਲੋਕਿ ਬਸਤ ਜਾਇ। ੪0੮। 


ਤਾਨਿ _ਤਾਨਿ ਬਾਨ ਕੋ _ਅਜਾਨੁ _ਬਾਹ _ਧਾਵਹੀ। 

ਜੂਝਿ ਜੂਝ ਕੈ ਮਰੈ ਅਲੋਕ ਲੋਕ ਪਾਵਹੀ। 

ਰੰਗ ਜੈਗਿ ਅੰਗ ਨੰਗ ਭੰਗ ਅੰਗਿ ਹੋਇ ਪਰਤ। 

ਟੂਕਿ ਟੂਕਿ ਹੋਇ ਗਿਰੈ ਸੁ ਦੇਵ ਸੁੰਦਰੀਨਿ ਬਰਤ। ੪0੯। 


/ਤੁੜਕਾ ਛੱਦ 


ਤ੍ਰਿੜਰਿੜ ਤੀਰੇ। ਬ੍ਰਿੜਰਿੜ _ਬੀਰੈ। 
ਦ੍ਰਿੜਰਿੜ ਢੋਲੰ। _ਬ੍ਰਿੜਰਿੜ ਬੋਲੰ। ੪੧0। 
ਤ੍ਰਿੜੜਿੜ ਤਾਜੀ। ਬ੍ਰਿੜੜਿੜ ਬਾਜੀ। 
ਹ੍ਰਿੜੜਿੜ _ਹਾਥੀ। _ਸ੍ਿੜੜਿੜ ਸਾਥੀ। _੪੧੧। 


ਬ੍ਰਿਤੜਿੜ ਬਾਣੈ। ਜ੍ਿਤੜਿੜ ਜੁਆਣੰ। 
ਛ੍ਰਿੜੜਿੜ ਛੋਰੈਂ। ਜ੍ਰਿੜੜਿੜ ਜੋਰੈਂ। ੪੧੨। 
ਖ੍ਰਿੜਰਿੜ ਖੇਤੋ। ਪ੍ਰਿੜਰਿੜ ਪ੍ਤੈ। 
ਝ੍ਰਿੜੜਿੜ ਨਾਚੈ। _ਰਿੜਝਿੜ _ਰਾਚੈ। _੪੧੩। 


ਹ੍ਰਿੜਰਿੜ ਹੂਰੰ। ਪ੍ਰਿੜਰਿੜ ਪੂਰੈ। 
ਕ੍ਰਿੜਰਿੜ ਕਾਛੀ। ਨ੍ਰਿੜਰਿੜ ਨਾਚੀ। _੪੧੪। 
ਤ੍ਰਿੜਰਿੜ ਤੇਗੇ। ਬ੍ਰਿੜਰਿੜ ਬੇਗੈ। 


ਚ੍ਰਿਤਰਿੜ _ਚਮਕੈ। _ਝ੍ਿੜਰਿੜ _ਝਮਕੈ। _੪੧੫। 


ਚੌਬੀਸ ਅਵਤਾਰ ੭੭ 


(ਉਸ ਯੁੱਧ ਨੂੰ) ਪ੍ਰਕਾਸ਼ ('ਦਿਵ”) ਰੂਪ ਦੇਵਤੇ ਵੇਖਦੇ ਹਨ ਅਤੇ _ਧੰਨ ਧੰਨ _ਜਪਦੇ 
ਹਨ। (ਤਿੰਨ ਲੋਕ) _ਧਰਤੀ, ਆਕਾਸ਼ _ਅਤੇ _ਪਾਤਾਲ _ਅਤੇ ਚਾਰੇ ਚਕ _ਕੰਬਦੇ _ਹਨ। _ ਯੋਧੇ 
ਯੁਂਧ ਵਿਚੋਂ _ਭਜਦੇ ਨਹੀਂ ਹਨ, ਸਗੋਂ __ਗਜਦੇ _('ਮਾਰੋ-ਮਾਰੋ” _ਪੁਕਾਰਦੇ) _ਹਨ। _ਯਕਸ਼ਾਂ, _ਨਾਗਾਂ 
ਦੀਆਂ _ ਇਸਤਰੀਆਂ _ਛਬੀ ਨੂੰ ਵੇਖ _ਕੇ _ਲਜਾ ਰਹੀਆਂ _ਹਨ।੪0੬। 


ਕੋਧ ਕਰ ਕੇ ਉੱਚੀ ਸੁਰ ਵਿਚ _(ਬੋਲਦੇ) ਸੂਰਮੇ ਉਥੇ _ਧਾਵਾ _ਕਰਦੇ ਹਨ, ਜਿਥੇ 
ਮਹਾ ਭਿਆਨਕ _ਅਤੇ _ਡਰਾਵਣਾ ਯੁੱਧ _ਮੰਡਿਆ ਹੋਇਆ _ਹੈ। _ਜੋ ਯੋਧਾ ਸਾਹਮਣੇ _ਜੂਝਦਾ 
ਹੈ, _ਉਸ ਨੂੰ _ਦੇਵ-ਇਸਤਰੀਆਂ _ (ਅਪੱਛਰਾਵਾਂ) ਪ੍ਰਾਪਤ _ (ਕਰਨ _ ਲਈ _ਦੌੜਦੀਆਂ) _ਹਨ। 


ਦੇਵਤੇ, ਦੈਂਤ, _ਗੰਧਰਬ _(ਆਦਿ) ਸਾਰੇ ਉਸ _(ਕਲਕੀ) ਦੀ ਕੀਰਤੀ (ਯਸ਼) ਨੂੰ ਜਾਣ ਜਾਂਦੇ 
ਹਨ।੪07। 


ਚੰਚਲਾ ਛੰਦ 

ਉਸ ਨੂੰ ਮਾਰਨ ਲਈ _ਸਾਵਧਾਨੀ _ਨਾਲ ਨਿਸ਼ਾਨਾ _ਬਣਾ _ਕੇ _ਸੂਰਵੀਰ ਹਮਲਾ ਕਰ 
ਰਹੇ _ਹਨ। _ਜਿਥੇ ਕਿਥੇ ਯੁੱਧ _ਦੇ _ਵਿਧਾਨ ਹੋਣ ਲਗੇ _ਹਨ। ਭੀਮ ਵਾਂਗ ਧਾ ਕੇ ਧੈ ਰਹੇ 
ਹਨ ਅਤੇ ਨਿਸੰਗ ਹੋ_ ਕੇ ਘਾਉ ਕਰ ਰਹੇ ਹਨ। ਜੋ ਜੂਝ ਜੂਝ ਕੇ ਮਰਦੇ ਹਨ, ਉਹ ਦੇਵ 
ਲੋਕ _ਵਿਚ ਜਾ ਕੇ ਵਸਦੇ _ਹਨ।80੮। 

ਬਾਣ ਨੂੰ ਖਿਚ ਖਿਚ ਕੇ ਗੋਡਿਆਂ ਤਕ _ਲੈਬੀਆਂ ਬਾਂਹਵਾਂ ਵਾਲੇ _ਭਜੇ ਫਿਰਦੇ _ਹਨ। 
ਜੋ ਲੜ ਲੜ ਕੇ ਮਰਦੇ ਹਨ, ਉਹ ਅਲੌਕਿਕ ਲੋਕ ਪ੍ਰਾਪਤ _ਕਰਦੇ _ਹਨ। _ਜੰਗ _ਦੇ ਰੰਗ 
ਵਿਚ _ਰੋਗੇ ਹੋਇਆਂ ਦਾ ਜੋ ਕੋਈ ਅੰਗ ਨੰਗਾ ਰਿਹਾ ਹੋਵੇ, ਉਹ _ਧਰਤੀ ਉਤੇ ਟੁਟ ਕੇ 

ਕੇ ਡਿਗ 


ਡਿਗ ਪੈਂਦਾ ਹੈ। ਟੁਕੜੇ ਟੁਕੜੇ ਹੋ 
ਵਰ ਰਹੀਆਂ ਹਨ।80੯। 


(ਨੋਟ: “ਤਿੜਰਿੜ” ਆਦਿ ਸ਼ਬਦ ਯੁੱਧ-ਸੈਗੀਤ ਲਈ ਵਰਤੇ ਗਏ _ਹਨ। _ਉੱਜ ਇਹ ਨਿਰਰਥਕ ਜਿਹੇ _ਹੈ। ਇਨ੍ਹਾਂ 


ਤੀਰ _ਤਿੜ _ਤਿੜ ਕਰਦੇ (ਚਲਦੇ ਹਨ), _ਬੀਰ _ਬਕਾਰਦੇ ਹਨ, ਢੋਲ _ਢਮਕਦੇ ਹਨ, 
ਬੋਲ _ਬੁਕਦੇ _ਹਨ (ਅਰਥਾਤ _ਢੋਲਾਂ _ਵਿਚੋਂ _ਆਵਾਜ਼ ਨਿਕਲਦੀ _ਹੈ)।੪੧0। _ਤਾਜੀ (ਅਰਬੀ 
ਕਿਸਮ _ਦੇ ਘੋੜੇ) _ਹਿਣਕਦੇ ਹਨ, ਘੋੜੇ _ਬਿੜਕਦੇ _ਹਨ, _ਹਾਥੀ _ਆਪਣੇ ਸਾਥੀਆਂ _ਸਹਿਤ 
ਚਿੰਘਾੜਦੇ _ਹਨ।੪੧੧। 


ਬਾਣਾਂ ਨੂੰ ਜੁਆਨ (ਯੋਧੇ) _ਪੂਰੀ _ਸ਼ਕਤੀ _ਨਾਲ _ਛਡਦੇ _ਹਨ।੪੧੨। ਯੁੱਧ-ਭੂਮੀ ਵਿਚ 
(ਲੜਾਈ ਦੇ) ਰੰਗ _ਵਿਚ ਰਚੇ _ਹੋਏ ਪ੍ਰੇਤ _ਨਚਦੇ _ਹਨ।੪੧੩। 


ਨਾਲ _ਸਜੀਆਂ _ਹੋਈਆਂ _ਨਚ _ਰਹੀਆਂ _ਹਨ।੪੧੪। _ਤਲਵਾਰਾਂ ਪੂਰੇ _ਵੇਗ _ਨਾਲ _ਚਮਕਦੀਆਂ 
ਅਤੇਂ _ਝਮਕਦੀਆਂ _ਹਨ।੪੧੫। 


ਨੈ ਦਿ 


ਸੀ _ਦਸਮ-ਗ੍ਰੰਥ _ਸਾਹਿਬ 


ਜ੍ਰਿੜਰਿੜ ਜੋਧੰ। _ਕ੍ਰਿੜਰਿੜ ਕ੍ਰੋਧੈ। 

ਜ੍ਰਿੜਰਿੜ ਜੂਝੈ। _ਲ੍ਰਿੜਰਿੜ _ਲੂਝੈ। _੪੧੬। 

ਖ੍ਰਿੜਰਿੜ ਖੇਤੌ। _ਅੜਰਿੜ ਅਚੇਤੌ। 

ਬ੍ਰਿੜਰਿੜ _ਬਾਜੀ। _ਗ੍ਰਿੜਰਿੜ ਗਾਜੀ। _੪੧੭। 

ਗ੍ਰਿੜਰਿੜ _ਗਜਣੰ। ਭ੍ਰਿੜਰਿੜ _ਭਜਣੈਂ। 

ਰ੍ਰਿੜਰਿੜ ਰਾਜਾ। _ਲ੍ਰਿੜਰਿੜ ਲਾਜਾ। ੪੧੮। 

ਖ੍ਰਿੜਰਿੜ ਖਾਂਡੇ। ਬ੍ਰਿੜਿਰਿੜ ਬਾਂਡੇ। 

ਅੜਰਿੜ ਅੰਗੰ। ਜ੍ਿੜਰਿੜ ਜੋਗੇ। ੪੧੯। 

ਪਾਧੜਾਂ ਛੱਟਾ 

ਇਹ ਭਾਤਿ ਸੈਨ ਜੁਝੀ ਅਪਾਰ। ਰਣਿ ਰੋਹ ਕ੍ਰੋਹ ਧਾਏ ਲੁਝਾਰ। 
ਤਜੰਤ ਬਾਣ _ਗਜੰਤ _ਬੀਰ। _ਉਠੰਤ ਨਾਦ _ਭਜੰਤ _ਭੀਰ। _੪੨0। 


ਧਾਏ _ਸਬਾਹ ਜੋਧਾ _ਸਕੋਪ। _ਕਢਤ _ਕ੍ਰਿਪਾਣ ਬਾਹੌਤ ਧੋਪ। 
ਲੁਝੰਤ ਸੂਰ _ਜੁਝੰਤ _ਅਪਾਰ। _ਜਣ _ਸੇਤਬੰਧ _ਦਿਖੀਅਤ _ਪਹਾਰ। _੪੨੧॥। 


ਕਟੰਤ ਅੰਗ _ਭਭਕੰਤ _ਘਾਵ। _ਸਿਝੌਤ ਸੂਰ _ਜੁਝੰਤ _ਚਾਵ। 
ਨਿਰਖੰਤ ਸਿਧ _ਚਾਰਣ _ਅਨੰਤ। _ਉਚਰੰਤ ਕ੍ਰਿਤ ਜੋਧਨ _ਬਿਅੰਤ। ੪੨੨। 


ਨਾਚੋਤ ਆਪ _ਈਸਰ _ਕਰਾਲ। _ਬਾਜੰਤ _ਡਉਰੁ _ਭੈਕਰਿ _ਬਿਸਾਲ। 
ਪੋਅੰਤ ਮਾਲ _ਕਾਲੀ _ਕਪਾਲ। _ਚਲ _ਚਿਤ _ਚਖ ਛਾਡੰਤ ਜ੍ਰਾਲ। ੪੨੩। 


ਰਸ਼ਾਵਲ ਛੰਦ 


ਬਜੇ ਘੋਰ ਬਾਜੇ। ਧੁਣੈ ਮੇਘ ਲਾਜੇ। 
ਖਹੇ ਖੇਤ ਖਤ੍ਰੀ। _ਤਜੇ _ਤਾਣਿ ਪਤ੍ਰੀ। ੪੨੪। 
ਗਿਰੈ ਅੰਗ ਭੰਗੇ। ਨਚੇ ਜੰਗ ਰੰਗੰ। 
ਖੁਲੇ ਖਗ ਖੂਨੀ। ਚੜੇ ਚਉਪ _ਦੂਨੀ। ੪੨੫। 


ਭਯੋ ਘੋਰ ਜੁਧੰ। ਇਤੀ ਕਾਹਿ_ਸੁਧੰ। 
ਜਿਣਿਓ ਕਾਲ ਰੂਪੰ। ਭਜੇ ਸਰਬ ਭੂਪੰ। ੪੨੬। 
ਸਬੈ ਸੈਣ _ਭਾਜਾ। ਫਿਰ੍ਯੋ ਆਪ ਰਾਜਾ। 
ਠਟ੍ਯੋ ਆਣਿ ਜੁਧੰ। ਭਇਓ ਨਾਦ ਉਧੰ। ੪੨੭। 


ਚੌਬੀਸ ਅਵਤਾਰ ੭€ੰ 


ਯੋਧੇ ਕ੍ਰੋਧ _ਨਾਲ _ਭਰੇ _ਹੋਏ _ਹਨ ਅਤੇ (ਵੈਰੀਆਂ _ਨਾਲ) _ ਉਲਝ _ਕੇ ਜੂਝਦੇ 
ਹਨ। ੪੧੬। _ਰਣ-ਭੂਮੀ _ਵਿਚ (ਕਿਤਨੇ _ਹੀ) _ਅਚੇਤ _ਪਏ _ਹਨ ਅਤੇ ਘੋੜੇ _ਅਤੇ ਸੂਰਮੇ 
ਡਿਗੇ ਪਏ _ਹਲ।੪੧੭। 


ਗਾਜ਼ੀ (ਯੋਧੇ) ਕਿੜ _ਕਿੜ ਕਰ ਕੇ ਭਜ ਚਲੇ ਹਨ। (ਉਨ੍ਹਾਂ ਨੂੰ ਵੇਖ ਕੇ) ਰਾਜਾ 
ਵੀ ਸ਼ਰਮਿੰਦਾ ਹੋ ਰਿਹਾ _ਹੈ।੪੧੮। ਖੰਡੇ ਖਿੜ _ਖਿੜ ਕੇ ਹਸਦੇ ਹਨ _(ਲਿਸ਼ਕਾਰੇ _ਮਾਰਦੇ 
ਹਨ) ਅਤੇ (ਸੂਰਮਿਆਂ ਦੀਆਂ) ਵੰਡੀਆਂ ਪਾਂਦੇ _ਹਨ। ਜਿਹੜੇ _ਜੰਗ _ਵਿਚ _ਰੁਝੇ _ਸਨ (ਉਨ੍ਹਾਂ 
ਦੇ) ਅੰਗ ਆਕੜ _ਗਏ _ਹਨ (ਅਰਥਾਤ ਉਨ੍ਹਾਂ ਦੀਆਂ ਲਾਸ਼ਾਂ ਆਕੜ _ ਗਈਆਂ 
ਹਨ)।੪੧੯। 


ਆਾਧੜਾਂ ਛਟਾ 

ਇਸ ਤਰ੍ਹਾਂ ਅਪਾਰ ਸੈਨਾ ਜੂਝੀ ਹੈ। _ਲੜਾਕੇ ਯੋਧੇ _ਕ੍ਰੋਧਵਾਨ ਹੋ ਕੇ ਯੁੱਧ _ਵਿਚ ਧਾਵਾ 
ਕਰਦੇ _ਹਨ। _ਸੂਰਮੇ _ਲਲਕਾਰਦੇ ਹੋਏ _ਬਾਣ _ਛਡਦੇ _ਹਨ। (ਬਹੁਤ ਭਿਆਨਕ) _ਗੂੰਜ _ਉਠਦੀ 
ਹੈ (ਜਿਸ ਨੂੰ ਸੁਣ ਕੇ) ਡਰਾਕਲ _ਭਜਦੇ _ਹਨ।੪੨0। 

ਚੰਗੀ _ਡੀਲ _ਡੌਲ ਵਾਲੇ ਯੋਧੇ ਕ੍ਰੋਧਿਤ ਹੋਕੇ ਧਾਵਾ ਕਰਦੇ _ਹਨ। ਕ੍ਰਿਪਾਨ _ਕਢਦੇ 
ਹਨ ਅਤੇ ਕਿਰਚਾਂ _('ਧੋਪ”) ਵਾਹੁੰਦੇ ਹਨ। _ਅਪਾਰ ਸੂਰਮੇ ਲੜਦੇ ਹੋਏ ਜੂਝ ਰਹੇ ਹਨ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _(ਰਾਮ ਦੁਆਰਾ) ਪੁਲ ਬੰਨ੍ਹਣ _ਲਈ ਲਿਆਉਂਦੇ _ਪਰਬਤ _ ਦਿਸ 
ਰਹੇਂ ਹੌਣ।੪੨੧। 

ਅੰਗ _ਕਟੇ ਜਾ ਰਹੇ ਹਨ, ਜ਼ਖ਼ਮਾਂ ਵਿਚੋਂ ਲਹੂ _ਭਕ _ਭਕ _ਕਰ ਕੇ ਨਿਕਲ ਰਿਹਾ 
ਹੈ। ਸੂਰਮੇ _ਨਿਰਣਾਇਕ _ (ਜੰਗ) _ਲੜਦੇ _ਹਨ ਅਤੇ _ਚਾਉ _ਨਾਲ _ ਜੂਝਦੇ _ਹਨ। _ (ਸੂਰਮਿਆਂ 
ਦੀ ਲੜਾਈ ਨੂੰ) ਸਿੱਧ _ਲੋਕ _ਵੇਖਦੇ _ਹਨ ਅਤੇ _ਚਾਰਣ _ਲੋਕ ਯੋਧਿਆਂ _ਦਾ ਬੇਅੰਤ _ਯਸ਼ 
ਕਹਿੰਦੇ ਹਨ।੪੨੨। 

ਸ਼ਿਵ ਆਪ ਭਿਆਨਕ _ਨਾਚ _ਨਚ _ਰਿਹਾ ਹੈ। _ਬਹੁਤ _ਭੈਦਾਇਕ _ਫੌਰੂ _ਵਜਦਾ ਹੈ। 
ਕਾਲੀ _(ਸੂਰਮਿਆਂ ਦੇ) ਮੁੰਡਾਂ ਦੀ ਮਾਲਾ ਪਰੋ __ਰਹੀ ਹੈ ਜਿਸ ਦੀਆਂ ਅੱਖਾਂ ਚੰਚਲ _ਹਨ 
ਅਤੇ _ (ਮੂੰਹ ਤੋਂ) _ਜੁਆਲਾ _ਛਡ _ਰਹੀ _ਹੈ।੪੨੩। 
ਰਸ਼ਾਵਲ ਛੰਟਾ 

ਘੋਰ ਧੁਨ _ਕਰਨ _ਵਾਲੇ ਵਾਜੇ _ਵਜਦੇ _ਹਨ (ਜਿਨ੍ਹਾਂ ਦੀ) ਗੂੰਜ (ਸੁਣ ਕੇ) ਬਦਲ 
ਸ਼ਰਮਿੰਦੇ ਹੋ ਜਾਂਦੇ ਹਨ। ਛਤ੍ਰੀ ਲੋਕ ਯੁੱਧ ਵਿਚ (ਇਕ ਦੂਜੇ ਨਾਲ) ਖਹਿ ਰਹੇ ਹਨ ਅਤੇ 
ਤਣ ਕੇ ਖੰਭਾਂ ਵਾਲੇ ਤੀਰ ਛਡ ਰਹੇ _ਹਨ।੪੨੪। (ਯੋਧਿਆਂ ਦੇ) ਅੰਗ ਟੁਟ ਟੁਟ ਕੇ ਡਿਗ 
ਰਹੇ _ਹਨ। _ਜੰਗ _ਦੇ ਰੰਗ _ਵਿਚ _(ਰੰਗੀਜ _ਕੇ ਸੂਰਮੇ) _ਨਚ _ਰਹੇ _ਹਨ। _ਲਹੂ _ਪੀਣੀਆਂ 
ਤਲਵਾਰਾਂ _ਮਿਆਨੋ ਨਿਕਲ ਆਈਆਂ _ਹਨ ਅਤੇ (ਉਨ੍ਹਾਂ ਨੂੰ ਵੇਖ ਕੇ ਯੋਧਿਆਂ ਨੂੰ) ਦੁਗਣਾ 
ਚਾਉ _ਚੜ੍ਹ ਰਿਹਾ _ਹੈ।੪੨੫। 

ਬਹੁਤ ਘੋਰ ਯੁੱਧ ਹੋਇਆ ਹੈ। (ਇਸ ਦੀ) ਇਤਨੀ ਖ਼ਬਰ ਕਿਸੇ ਨੂੰ ਨਹੀਂ ਹੈ। ਜਿਨ੍ਹਾਂ 
ਰਾਜਿਆਂ ਨੇ _ਕਾਲ ਵਰਗੇ _(ਸੂਰਮਿਆਂ ਨੂੰ) ਜਿਤ _ਲਿਆ ਸੀ, ਉਹ ਸਾਰੇ ਰਾਜੇ _ਭਜ _ਚਲੇ 
ਹਨ।੪੨੬। ਸਾਰੀ ਸੈਨਾ _ਭਜੀ ਜਾ ਰਹੀ ਹੈ। (ਇਹ ਵੇਖ ਕੇ ਸੰਭਲ ਦਾ) ਰਾਜਾ ਫਿਰ 
ਪਰਤਿਆ ਹੈ। ਯੁੱਧ _ਨੂੰ _ ਸ਼ੁਰੂ _ਕਰ _ਦਿੱਤਾ _ਹੈ। _ਬਹੁਤ _ਭਾਰਾ ਰੌਲਾ _ਅਤੇ ਗੂੰਜ ਪੈ _ਗਈ 
ਹੰ।੪੨੭। 


੧. 


“ਜੰਗ” ੨. 


“ਸਤਾਨਿ? 


ਸੀ _ਦਸਮ-ਗ੍ਰੰਥ _ਸਾਹਿਬ 


ਬਾਣ ਐਸੇ। _ਬਣੰ ਪਤ੍ਹ _ਜੈਸੇ। 
ਮੇਘ _ਧਾਰਾ। _ਨਭੈ ਜਾਣੂ _ਤਾਰਾ। ੪੨੮। 
ਅੰਸੁਮਾਲੀ। ਸਰੰ ਸਤ _ਸਾਲੀ। 
ਓਰਿ ਛੂਟੇ। ਮਹਾ ਜੋਧ ਜੂਟੇ। ੪੨੯। 


&£ ਕੈ ਗੀ: 3 


ਕੀਟਕਾ ਸੇ। _ਬਢੇ ਟਿਡਕਾ ਸੇ। 
ਸਿੰਧੁ ਰੇਤੋ। ਤਨੈ ਰੋਮ ਤੇਤੈ। ੪੩0। 
ਸੂਰਣ ਪੁਖੀ। ਸੁਧ ਸਾਰ ਮੁਖੀ। 
ਕੈਕ ਪਤ੍ਰੀ। _ਤਜੇ ਜਾਣੂ _ਛਤ੍ਹੀ। ੪੩੧। 
ਰੇਤ ਖੇਤੋ। ਨਚੈ ਭੂਤ ਪ੍ਰੇਤੋ। 
ਚਿਤ੍ਰ ਚਾਰੋ। ਤਜੈ ਬਾਣ ਧਾਰੈ। ੪੩੨। 
ਜੋਧ ਜੋਧੈ। ਕਰੈ ਘਾਇ ਕ੍ਰੋਧੈ। 
ਖਗ ਖਗੈ। _ਉਠੈ ਝਾਲ ਅਗੈ। ੪੩੩। 


ਪਖਰਾਲੇ। _ਚਲੇ _ਬਾਲ _ਆਲੇ। 
ਪ੍ਰੇਤ ਨਾਚੈ। ਰਣ ਰੌਗਿ ਰਾਚੈ। ੪੩੪। 
ਪਾਰਬਤੀਸੈ। ਮੰਡਿਓ ਜੁਧ ਈਸੈ। 
ਦਿਉਸ ਕੁਧੈ। ਭਯੋ ਘੋਰ ਜੁਧੈ। ੪੩੫। 


4. 3, 9 3, &  # ਭੂ 8 % 8 3 


.੨ 


ਨਰ ਬੀਰ” ਤ੍ਰਯਾਗ੍ਯੋ। ਪਰੈ _ਦ੍ਰੈਕੁ ਭਾਗ੍ਯੋ। 

ਯੋ ਕ੍ਰੋਧੀ ਸਾਂਪ ਜੈਸੇ। ੪੩੬। 

ਪੁਨਰ ਜੁਧ _ਮੰਡਿਓ। ਸਰ _ਓਘ ਛੇਡਿਓ। 

ਤਜੈ ਵੀਰ ਬਾਣੈ। ਮ੍ਰਿਤੰ ਆਇ ਤ੍ਰਾਣੈ। ੪੩੭। 

ਸਭੈ ਸਿਧ ਦੇਖੈ। _ਕਲੰਕ੍ਰਿਤ ਲੇਥੈ। 

ਧਨੰ _ਧੈਨਿ ਜੋਧੈ। ਲਥੈ ਭੀਰ ਕੈਪੈ। ੪੩੮। 
ਨਰਾਜ _ਛੱਟ 

ਆਨਿ ਆਨਿ ਸੂਰਮਾ ਸੈਧਾਨਿ ਬਾਨ _ਧਾਵਹੀਂ। 

ਰੂਝਿ ਜੂਝ ਕੈ ਮਰੈ ਸੁ ਦੇਵ ਨਾਰਿ ਪਾਵਹੀਂ। 

ਸੁ ਰੀਝਿ ਰੀਝਿ ਅਛਰਾ ਅਲਛ ਸੂਰਣੋ ਬਰੈਂ। 


ਹ 
ਕੁ 
ਤੋ 


ਪ੍ਰਬੀਨ ਬੀਨਿ ਬੀਨ ਕੈ ਸੁਧੀਨ ਪਾਨਿ ਕੈ ਧਰੈਂ। ੪੩੯। 


ਸਨਧ ਬਧ ਅਧ ਹ੍ਹੈ ਬਿਰੁਧਿ ਸੂਰ ਧਾਵਹੀਂ। 
ਸੁ ਕ੍ਰੋਧ ਸਾਂਗ ਤੀਛਣੈ ਕਿ ਤਾਕਿ ਸਤ੍ਹ ਲਾਵਹੀਂ। 
ਸੁ ਜੂਝਿ ਜੂਝ ਕੈ ਗਿਰੈ ਅਲੂਝ ਲੂਝ ਕੈ ਹਠੀਂ। 


ਅਬੂਝ _ਓਰਿ _ਧਾਵਹੀ ਬਨਾਇ ਸੈਨ _ਏਕਠੀਂ। ੪੪0। 


ਚੌਬੀਸ ਅਵਤਾਰ ੮੧ 


(ਯੋਧੇ) _ਇਉਂ ਤੀਰ _ਛਡਦੇ _ਹਨ ਜਿਉਂ (ਹਨੇਰੀ ਨਾਲ) _ਬਨ _ਵਿਚ 
ਹਨ; ਜਾਂ ਜਿਵੇਂ ਬਦਲ ਵਿਚੋਂ ਜਲ ਦੀਆਂ ਬੂੰਦਾਂ ਡਿਗਦੀਆਂ ਹਨ; ਜਾਂ ਆਕਾਸ਼ 
ਟੁਟ ਰਹੇਂ ਹਨ।੪੨੮। ਜਿਵੇਂ ਸੂਰਜ _ਦੀਆਂ ਕਿਰਨਾਂ _ਹੋਣ, _ਉਸ ਤਰ੍ਹਾਂ _ਬਾਣ 
ਸਲ੍ਹਦੇ ਹਨ। _ਚੌਹਾਂ ਪਾਸਿਆਂ ਤੋਂ (ਬਾਣ) ਛੁਟ ਰਹੇ _ਹਨ। _ਮਹਾਨ ਯੁੱਧ _ਵਿਚ 
ਹਨ।੪8੨੯। 

(ਉਹ _ ਸੈਨਾ) ਕੀੜਿਆਂ ਵਾਂਗ ਚਲ _ਰਹੀ ਹੈ, ਜਾਂ ਵੱਡੇ _ਟਿੱਡੀ ਦਲ ਵਰਗੀ ਹੈ, 
ਜਾਂ ਸਮੁੰਦਰ ਦੀ ਰੇਤ ਦੇ _ਕਿਣਕਿਆਂ ਜਿੰਨੀ ਹੈ ਜਾਂ ਸ਼ਰੀਰ ਦੇ ਰੋਮਾਂ ਜਿਤਨੀ ਹੈ। ੪੩0। 
ਸੋਨੇ ਦੇ ਖੰਭਾਂ ਵਾਲੇ ਤੀਰ ਛੁਟੇ _ਹਨ। ਉਨ੍ਹਾਂ ਦੀ ਲੋਹੇ ਦੀ ਮੁਖੀ ਲਿਸ਼ਕ ਰਹੀ _ਹੈ। ਕਾਂ 
ਦੇ ਖੰਭਾਂ _ਵਰਗੇ _ਤੀਰ ਮਾਨੋ _ਛਤ੍ਰੀਆਂ ਨੇ _ਛਡੇ _ਹੋਣ। _੪੩੧। 

ਰੇਤ ਦੇ _(ਕਿਣਕਿਆਂ ਜਿੰਨੇ ਸੂਰਮੇ) ਯੁੱਧ _ਵਿਚ _ਡਿਗ _ਰਹੇ _ਹਨ। ਭੂਤ ਅਤੇ ਪ੍ਰੇਤ 
ਨਚ ਰਹੇ _ਹਨ। _ ਸੁੰਦਰ _ਚਿਤਰ _ਵਰਗੇ _ਬਣੇ _ਹੋਏ _ਹਨ। _ਬਾਣਾਂ ਦਾ ਮੀਂਹ _ਬਰਸਾ ਰਹੇ 
ਹਨ।੪੩੨। ਯੋਧੇ ਯੋਧਿਆਂ ਨੂੰ ਵੇਖਦੇ ਹਨ ਅਤੇ ਕ੍ਰੋਧਿਤ ਹੋਕੇ (ਵੈਰੀ ਨੂੰ) ਘਾਉ ਕਰਦੇ 
ਹਨ। ਤਲਵਾਰਾਂ _ਨਾਲ ਤਲਵਾਰਾਂ _ਖਹਿਬੜਦੀਆਂ _ਹਨ। _(ਉਨ੍ਹਾਂ _ਵਿਚੋਂ) _ਅੱਗ _ ਦੀਆਂ 
ਚਿੰਗਾਰੀਆਂ ਨਿਕਲਦੀਆਂ _ਹਨ।੪੩੩। 

ਕਾਠੀਆਂ _ਵਾਲੇ _ਘੋੜਹਸਵਾਰ _ਨਚਦੇ _ਹਨ। _ ਅਪੌਛਰਾਵਾਂ _ਦੇ _ਘਰਾਂ ਨੂੰ _ਜਾਂਦੇ _ਹਨ। 
ਪ੍ਰੇਤ ਹਸਦੇ _ਹੋਏ _ਨਚਦੇ _ਹਨ। ਯੋਧੇ _ਯੁੱਧ-ਕਰਮ _ਵਿਚ _ਮਗਨ _ਹਨ। _੪੩੪। ਸ਼ਿਵ _ਨਚ 
ਰਿਹਾ ਹੈ। ਉਸ ਨੇ ਯੁੱਧ ਮੰਡਿਆ ਹੋਇਆ ਹੈ। ਦਸਾਂ ਦਿਸ਼ਾਵਾਂ ਵਿਚ ਕਰੋਧ ਛਾਇਆ ਹੋਇਆ 
ਹੈ। _ਭਿਆਨਕ _ ਯੁੱਧ _ਹੋਂ ਰਿਹਾ _ਹੈ।੪੩੫। 

ਫਿਰ ਯੋਧਿਆਂ ਨੇ (ਯੁੱਧ) ਤਿਆਗ ਦਿੱਤਾ ਹੈ। ਦੋ ਕੁ ਕਦਮ ਪਿਛੇ ਵਲ ਉਠਾਏ 
ਹਨ। _ਫਿਰ _ਇਸ _ਤਰ੍ਹਾਂ ਪਰਤੇ _ਹਨ _ ਜਿਵੇਂ ਕ੍ਰੋਧਿਤ _ਸੱਂਪ _ਪਿਛੇ ਨੂੰ _ਪਰਤਦਾ _ਹੈ।੪੩੬। 
ਫਿਰ ਯੁੱਧ ਸ਼ੁਰੂ _ਕਰ _ਦਿੱਤਾ ਹੈ। ਬਹੁਤ ਅਧਿਕ _ਤੀਰ _ਛਡੇ _ਹਨ। _ਵੀਰ ਯੋਧੇ _ਬਾਣ _ਛਡਦੇ 
ਹਨ, _ (ਮਾਨੋ) _ ਜ਼ਬਰਦਸਤੀ ਮੌਤ _ ਆ _ ਗਈ _ ਹੋਵੇ।੪੩੭। 

ਸਾਰੇ _ਸਿੱਧ _ਲੋਕ ਵੇਖ _ਰਹੇ _ਹਨ। _(ਕਲਕੀ _ਅਵਤਾਰ _ਦੀ) ਕੀਰਤੀ _ਲਿਖ _ਰਹੇ 
ਹਨ। _ ਧੰਨ _ਧੰਨ _ਜਪਦੇ _ਹਨ (ਜਿਸ ਨੂੰ) ਵੇਖ ਕੇ ਕਾਇਰ ਲੋਕ _ਕੰਬਦੇ _ਹਨ।੪੩੮। 


ਕਰਦੀਆਂ ਹਨ।੪੩੯। 
ਹਨ। _ਤੀਖਣ ਸਾਂਗਾਂ ਲੈ ਕੇ 

ਜੂਝ _ਕੇ ਡਿਗਦੇ ਹਨ ਅਤੇ 
ਕਰ ਕੇ ਅਣਜਾਣੇ ਪਾਸੇ 


ਸੀ _ਦਸਮ-ਗ੍ਰੰਥ _ਸਾਹਿਬ 


ਗੀਤ _ਭਜੰਗ ਪੁਲਾਤ ਛੰਦ 
ਕਾਗੜਦੇ" ਕੋਪਾ ਰਾਗੜਦੈ _ਰਾਜਾ। _ਘਾਗੜਦੇ _ਘੋਰੇ _ਬਾਗੜਦੈ _ਬਾਜਾ। 
ਫਾਗੜਦੇ _ਫੀਲੈ _ਛਾਗੜਦੇ ਛੂਟੇ। _ਸਾਗੜਦੇ ਸੂਰੈ _ਜਾਗੜਦੈ ਜੂਟੇ। ੪੪੧। 
ਬਾਗੜਦੇ ਬਾਜੇ _ਨਾਗੜਦੇ _ਨਗਾਰੇ। _ਜਾਗੜਦੇ ਜੋਧਾ _ਮਾਗੜਦੇ ਮਾਰੇ। 
ਡਾਗੜਦੇ _ਡਿਗੇ _ਖਾਗੜਦੇ ਖੂਨੀ। _ਚਾਗੜਦੈ ਚਉਧੈ ਦਾਗੜਦੇ _ਦੂਨੀ। ੪੪੨। 
ਹਾਗੜਦੇ _ਹਸੇ _ਸਾਗੜਦੇ _ਸਿਧੈ। _ਭਾਗੜਦੇ _ਭਾਜੇ _ਬਾਗੜਦੇ ਬਿਰਿਧੈ। 
ਛਾਗੜਦੇ ਛੁਟੇ ਤਾਗੜਦੇ ਤੀਰੈ। ਜਾਗੜਦੇ ਜੁਟੇ ਬਾਗੜਦੇ _ਬੀਰੈ। ੪੪੩। 
ਕਾਗੜਦੇ _ਕੁਹਕੇ _ਬਾਗੜਦੇ _ਬਾਣੰ। ਫਾਗੜਦੇ _ਫਰਕੇ ਨਾਗੜਦੇ _ਨਿਸਾਣੈ। 
ਬਾਗੜਦੇ _ਬਾਜੀ _ਭਾਗੜਦੇ _ਭੇਰੀ। _ਸਾਗੜਦੇ ਸੈਣੈ ਫਾਗੜਦੇ _ਫੇਰੀ। ੪੪੪। 
ਭਾਗੜਦੇ _ਭੀਰੈ _ਕਾਗੜਦੇ ਕੰਪੈ। ਮਾਗੜਦੈ ਮਾਰੇ ਜਾਗੜਦੇ ਜੋਪੈ। 
ਛਾਗੜਦੇ ਛਪੂੰ _ਭਾਗੜਦੇ ਭਾਜੇ। _ਚਾਗੜਦੇ ਚਿਤ _ਲਾਗੜਦੇ ਲਾਜੇ। ੪੪੫। 
ਛਾਗੜਦੈ _ਛੋਰਿਓ ਰਾਗੜਦੇ ਰਾਜੈ। _ਸਾਗੜਦੇ _ਸੈਣੈ _ਭਾਗੜਦੈ _ਭਾਜਾ। 
ਛਾਗੜਦੈ ਛੂਟੇ ਬਾਗੜਦੇ ਬਾਣੰ। ਰਾਗੜਦੰ ਰੋਕੀ ਦਾਗੜਦੰ _ਦਿਸਾਣੰ।੪੪੬। 
ਮਾਗੜਦੰ ਮਾਰੇ _ਬਾਗੜਦ਼ੰ _ਬਾਣੰ। ਟਾਗੜਦੇ ਟੂਟੇ ਤਾਗੜਦੇ _ਤਾਣੈ। 
ਲਾਗੜਦੇ ਲਾਗੇ _ਦਾਗੜਦੇ ਦਾਹੇ। _ਡਾਗੜਦੇ _ਡਾਰੇ _ਬਾਗੜਦੇ _ਬਾਹੇ। ੪੪੭। 
ਬਾਗੜਦੇ _ਬਰਖੇ _ਫਾਗੜਦੇ ਫੂਲੰ। ਮਾਗੜਦੇ _ਮਿਟਿਓ ਸਾਗੜਦੇ _ਸੂਲੈ। 
ਮਾਗੜਦੈ _ਮਾਰਿਓ _ਭਾਗੜਦੈ ਭੂਪੰ। _ਕਾਗੜਦੇ ਕੋਪੇ _ਰਾਗੜਦੇ ਰੂਪੰ। ੪੪੮। 
ਜਾਗੜਦੇ _ਜੋਪੈ ਪਾਗੜਦੇ ਪਾਨੰ। _ਦਾਗੜਦੈ ਦੇਵੈ ਆਗੜਦੇ ਆਨੈ। 
ਸਾਗੜਦੇ _ਸਿਧੈ _ਕਾਗੜਦੇ ਕ੍ਰਿਤ। ਬਾਗੜਦੈ ਬਨਾਏ ਕਾਗੜਦੇ _ਕਬਿਤੰ। ੪੪੯। 
ਰਾਗੜਦੇ _ਗਾਵੈ _ਕਾਗੜਦੇ _ਕਬਿਤੌ। _ਧਾਗੜਦੇ _ਧਾਵੈ ਬਾਗੜਦੈ ਬਿਤੁੰ। 
ਹਾਗੜਦੇ ਹੋਹੀ ਜਾਗੜਦੇ _ਜਾਤ੍ਹਾ। ਨਾਗੜਦੇ _ਨਾਚੈ _ਪਾਗੜਦੇ _ਪਾਤ੍ਹਾ। _੪੫0। 

ਪਾਧਰਾੰ ਛੰਦ 

ਸੰਭਰ _ਨਰੇਸ _ਮਾਰਿਓ _ਨਿਦਾਨ। _ਢੋਲੈ _ਮਿਦੰਗ _ਬਜੇ _ਪੁਮਾਨ। 
ਭਾਜੇ ਸੁਬੀਰ ਤਜਿ ਜੁਧ ਤ੍ਰਾਸਿ। ਤਜਿ ਸਤ ਸਰਬ ਹ੍ਹੈ ਚਿਤਿ ਨਿਰਾਸ। ੪੫੧। 
ਬਰਖੰਤ ਦੇਵ ਪੁਹਪਣ ਬ੍ਰਿਸਟ। ਹੋਵਤ ਜਗ ਜਹ ਤਹ ਸੁ ਇਸਟ। 
ਪੂਜੰਤ ਲਾਗ ਦੇਵੀ _ਕਰਾਲ। _ਹੋਵੰਤ ਸਿਧ _ਕਾਰਜ ਸੁ _ਢਾਲ। _੪੫੨। 


ਪਾਵੈਤ ਦਾਨ ਜਾਚਕ ਦੁਰੈਤ। ਭਾਖੰਤ ਕ੍ਰਿਤ ਜਹ _ਤਹ _ਬਿਅੰਤ। 

ਜਗ ਧੂਪ ਦੀਪ ਜਗਿ _ਆਦਿ _ਦਾਨ। ਹੋਵਤ ਹੋਮ _ਬੇਦਨ _ਬਿਧਾਨ। ੪੫੩। 
ਪੂਜੋਤ ਲਾਗ ਦੇਬੀ ਦੁਰੰਤ। ਤਜਿ ਸਰਬ _ਕਾਮ ਜਹ ਤਹ _ਮਹੰਤ। 

ਬਾਧੀ ਧੁਜਾਨ ਪਰਮੰ_ਪ੍ਰਚੈਡ। ਪੂਚੁਰਿਓ ਸੁ ਧਰਮ ਖੰਡੇ ਅਖੰਡ। ੪੫੪। 


/ਟਤ ਨੀ ਲਾੰਚਤੂ ਨਾਟਕ ਯੁੱਲੇ ਕਲਗੀ %ਵਤਾਰ _ਨੰਡਰ ਨੋ? _ਲਧਹ_/ਕੈਲਯ_ਭਲੌਤਾ 
ਨਨ _ਪੁਕਆ /ਨ#7/ਏ' _ਲਰਨਨੰ_ਅਧਤੰ ਅਤ ਨਭਆ ਸਤ/ _5/ 


ਅਜਿਹੇ ਸ਼ਬਦਾਂ ਨਾਲ ਕਈਆਂ ਬੀੜਾਂ ਵਿਚ _'ਦ” ਤੋਂ ਅਗੇ 'ਗ? ਵੀ ਜੋੜ ਦਿੱਤਾ ਗਿਆ ਹੈ, ਪਰ ਅਸਲੋਂ ਇਸ 


ਲੋੜ _ਨਹੀਂ_ ਹੈ, _ਉਚਾਰਨ ਵਿਚ _ਹੀ ਚਲਦਾ _ਹੈ। 


ਚੌਬੀਸ ਅਵਤਾਰ ੮੩ 


ਅੰਗੰਤ ਭੁਜੰਗ ਪੁਲਾੜ ਛੰਟ 

(ਸੰਭਲ ਦਾ) ਰਾਜਾ ਕ੍ਰੋਧਿਤ ਹੋਇਆ ਹੈ। ਜ਼ੋਰ ਦਾ ਨਗਾਰਾ _ਵਜਿਆ ਹੈ। ਹਾਥੀ 
ਛੁਟ ਕੇ ਪੈ ਗਏ ਹਨ। ਸੂਰਮੇ ਜੁਟ ਗਏ _ਹਨ।੪੪੧। ਨਗਾਰੇ _ਵਜ ਰਹੇ _ਹਨ। ਸੂਰਮੇ 
ਮਾਰੋ-ਮਾਰੋਂ` ਕਹਿੰਦੇ _ਹਨ। _ਖੂਨ _ਨਾਲ _ਲਥ _ਪਥ _(ਯੋਧੇ) ਡਿਗਦੇ _ਹਨ। _ਅਤੇ _(ਸੂਰਮਿਆਂ 
ਵਿਚ) _ਦੁਗਣਾ ਚਾਉ ਚੜ੍ਹਦਾ ਹੈ।੪੪੨। 

ਸਿੱਧ (ਲੋਕ ਯੁੱਧ ਨੂੰ ਵੇਖ ਕੇ) ਹਸ ਰਹੇ ਹਨ। ਵੱਡੇ ਵੱਡੇ ਯੋਧੇ ('ਬ੍ਰਿਧ) ਭਜ ਰਹੇ 
ਹਨ। _ਤੀਰ _ਛੁਟ ਰਹੇ _ਹਨ। _ਸੂਰਮੇ (ਯੁੱਧ _ਕਰਮ _ਵਿਚ) ਜੁਟੇ ਹੋਏ _ਹਨ।੪੪੩। _ਬਾਣ 
'ਕੁਹ _ਕੁਹ” ਕਰਦੇ ਚਲਦੇ _ਹਨ। _ਨਿਸ਼ਾਣ _(ਝੰਡੇ) _ਝੂਲਦੇ _ਹਨ। _ਭੇਰੀਆਂ _ਵਜਦੀਆਂ _ਹਨ। 
ਸੈਨਾ ਨੂੰ _ਪਰਤਾ _ ਦਿੱਤਾ _ਹੈ।੪੪੪। 

ਡਰਾਕਲ _ਲੋਕ _ਕੰਬਦੇ _ਹਨ। _ਮਾਰੇ _ਹੋਏ (ਤੋਬਾ _ਤੋਬਾਂ) _ਜਪਦੇ _ਹਨ। ਛੇਤੀ ਨਾਲ 
ਭਜਦੇ _ਹਨ। _ਚਿਤ _ਵਿਚ _ਸ਼ਰਮਿੰਦੇ _ਹਨ।੪੪੫। _(ਕਲਕੀ ਨੇ _ਸੰਭਲ ਦੇ) ਰਾਜੇ ਨੂੰ ਛਡ 
ਦਿੱਤਾ ਹੈ। _(ਉਸ ਦੀ) ਸੈਨਾ ਭਜ ਚਲੀ ਹੈ। _ਬਾਣ ਛੁਟ ਰਹੇ _ਹਨ। (ਉਨ੍ਹਾਂ ਨੇ) ਦਿਸ਼ਾਵਾਂ 
ਰੌਕ ਦਿੱਤੀਆਂ ਹਨ।੪੪੬। 

ਬਾਣ ਮਾਰੇ ਜਾ ਰਹੇ _ਹਨ। _(ਵੈਰੀ ਦਾ) ਤ੍ਰਾਣ ਟੁਟ ਰਿਹਾ _ਹੈ। (ਅਗਨੀ _ਬਾਣਾਂ 
ਦੇ) ਲਗਣ _ਨਾਲ _ਸੜ ਗਏ _ਹਨ। (ਬਾਕੀਆਂ ਨੂੰ) _ਭਜਾ ਦਿੱਤਾ _ਹੈ।੪੪੭। ਫੁਲਾਂ ਦੀ 
ਬਰਖਾ _ਹੋ__ਰਹੀ ਹੈ। _(ਸੰਭਲ ਵਾਸੀਆਂ ਦਾ) ਦੁਖ ਮਿਟ ਗਿਆ ਹੈ। ਰਾਜੇ ਨੂੰ ਮਾਰ ਦਿੱਤਾ 
ਹੈ। _(ਕਲਕੀ _ਨੇ _ ਆਪਣਾ) _ਰੂਪ _ਕ੍ਰੋਧਿਤ _ਕੀਤਾ _ਹੋਇਆ _ ਹੈ।੪੪੮। 

ਜੈ-ਜੈ-ਕਾਰ _('ਪਾਨੰ”) _ਜਪਦੇ _ਹਨ। _ਦੇਵਤੇ ਹਾਜ਼ਰ ਹੋ__ਰਹੇ _ਹਨ। ਸਿੱਧ ਲੋਕਾਂ ਨੇ 
(ਕਲਕੀ ਦੇ) ਯਸ਼ ਦੇ _ਕਬਿਤ ਬਣਾਏ _ਹਨ।8੪੯। _(ਚਾਰਣ ਲੋਕ) _ਕਬਿਤਾਂ ਗਾਉਂਦੇ _ਹਨ। 
ਸੇਵਕ ਜਾਂ ਲਾਗੀ ('ਬ੍ਰਿਤ) ਭਜੇ ਆ ਰਹੇ ਹਨ। (ਉਨ੍ਹਾਂ ਵਲੋਂ _ਕਲਕੀ ਦੇ) ਦਰਸ਼ਨ ('ਜਾਤ੍ਹਾ”) 
ਹੋ ਰਹੀ _ਹੈ। _ਨਟੀਆਂ _ (ਅਪੌਂਛਰਾਵਾਂ) _ਨਚ ਰਹੀਆਂ _ ਹਨ।੪੫0। 
ਪਾਧਰਾ ਛੰਦ 


ਦੂ 


ਅੰਤ ਨੂੰ ਸੰਭਲ ਦਾ ਰਾਜਾ ਮਾਰਿਆ ਗਿਆ। ਢੋਲ ਅਤੇ ਨਗਾਰੇ ਮਰਯਾਦਾ ਪੂਰਵਕ 
('ਪ੍ਰਮਾਨ”) ਵਜਾਏ ਗਏ। ਡਰ ਦੇ ਮਾਰੇ ਯੁੱਧ ਛਡ ਕੇ ਸੂਰਮੇ ਭਜੇ ਜਾ ਰਹੇ ਹਨ। ਚਿਤ ਵਿਚ 
ਨਿਰਾਸ ਹੋ ਕੇ ਸਬ ਨੇ ਸ਼ਸਤ੍ਰ ਛਡ ਦਿੱਤੇ ਹਨ।੪੫੧। ਦੇਵਤੇ ਫੁਲਾਂ ਦੀ ਬਰਖਾ ਕਰਦੇ ਹਨ। 
ਜਿਥੇ ਕਿਥੇ (ਆਪਣੇ ਆਪਣੇ) ਇਸ਼ਟ ਅਨੁਸਾਰ ਯੱਗ ਹੋਣ ਲਗੇ ਹਨ। ਭਿਆਨਕ ਦੇਵੀ ਦੀ 
ਪੂਜਾ ਵਿਚ ਲਗ ਗਏ ਹਨ। ਚੰਗੀ ਤਰ੍ਹਾਂ ਸਾਰੇ ਕਾਰਜ ਸਿੱਧ ਹੋਂ ਗਏ ਹਨ।੪੫੨। 
ਬੇਸ਼ੁਮਾਰ ('ਦੁਰੰਤ”) ਮੰਗਤੇ ਦਾਨ ਪ੍ਰਾਪਤ ਕਰ _ਰਹੇ _ਹਨ। ਜਿਥੇ ਕਿਥੇ ਬੇਅੰਤ (ਲੋਕ) 
ਯਸ਼ (ਕੀਰਤੀ) _ਗਾ ਰਹੇ __ਹਨ। _ਜਗਤ _ਵਿਚ ਧੂਪ, _ਦੀਪ, _ਦਾਨ _ਅਤੇ _ਯੌਗ ਆਦਿ (ਹੋਣ 
ਲਗ ਗਏ ਹਨ) ਅਤੇ ਵੇਦ ਰੀਤੀ ਅਨੁਸਾਰ ਹੋਮ _ਹੋਣ ਲਗ _ਗਏ _ਹਨ।੪੫੩। (ਲੋਕੀਂ) 
ਪ੍ਰਚੰਡ ਦੇਵੀ ਦੀ ਪੂਜਾ ਕਰਨ _ਲਗ ਗਏ _ਹਨ। ਮਹੰਤਾਂ ਨੇ _ਜਿਥੇ _ਕਿਥੇ ਸਾਰੇ ਕਰਮ ਕਾਂਡ 
ਛਡ ਦਿੱਤੇ _ਹਨ। _ਵੌਡੇ ਝੰਡੇ (ਮੰਦਿਰਾਂ) ਉਤੇ ਬੰਨ੍ਹ ਦਿੱਤੇ ਹਨ। _ਪੁਚੰਡ ਸੂਰਮਿਆਂ ਨੂੰ ਮਾਰ 
ਕੇ (ਸੋਚੇ) ਧਰਮ _ਦਾ ਬਹੁਤ _ਪੁਚਾਰ ਹੋ ਰਿਹਾ _ਹੈ।੪੫੪। 
/ਟਥੇ ਹਾੰ ਲਾਚਤ੍ਹ ਨਾਟਕ ਗੁੰਥ ਦੇ ਕਲਕੀ %ਵਤਾਰ ਦੀ /ਵੋਲੈ %ਤੇ ਅੰਠਰ ਦੇ ਰਾਜੇ ਦੇ ਲਹ ਟਾ ਵਰਣਨ 
ਨਾਂ ਵਾਲੇ ਘੰਹਲੇ %ਹ%7ਟ ਦੀ ਪਤ ਸਭ ਲਭ _ਹੈ/5/ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਦੇਸੈਤਰ ਜੁਧ ਕਥਨੰ 
ਰਸ਼ਾਫਲ ਛੱਟਾ 
ਹਣ੍ਯੋ _ਸੈਭਰੇਸੈ। ਚਤੁਰ _ਚਾਰੁ ਦੇਸੈ। 
ਚਲੀ ਧਰਮ _ਚਰਚਾ। _ਕਰੈ ਕਾਲ ਅਰਚਾ। _੪੫੫। 
ਜਿਤਿਓ ਦੇਸ ਐਸੇ। _ਚੜਿਓ ਕੋਪ ਕੈਸੇ। 
ਬੁਲਿਓ ਸਰਬ ਸੈਣੈ। ਕਰੇ ਰਕਤ ਨੈਣੈ। ੪੫੬। 


ਦਈ ਜੀਤ _ਬੈਬੋ। ਗਡਿਓ ਜੁਧ ਖੰਭੰ। 

ਚਮੂੰ _ਚਉਪਿ ਚਾਲੀ। _ਥਿਰਾ ਸਰਬ _ਹਾਲੀ। _੪੫੭। 
ਉਠੀ _ਕੈਪਿ ਐਸੇ। ਨਦੈ ਨਾਵ ਜੈਸੇ। 

ਚੜੇ ਚਉਪ ਸੂਰੋ। ਰਹਿਓ ਧੂਰ ਪੂਰੈ। ੪੫੮। 


ਛੁਭੇ _ਛਤ੍ਰਧਾਰੀ। _ਅਣੀ ਜੋੜਿ _ਭਾਰੀ। 
ਚਲੇ ਕੋਪਿ ਐਸੇ। ਬ੍ਰਿਤੰ ਇੰਦੂ ਜੈਸੇ। ੪੫੯। 


ਸੁਭੈ ਸਰਬ ਸੈਣੈ। ਕਥੈ ਕੌਣ ਬੈਠੈ। 
ਚਲੀ ਸਾਜਿ _ਸਾਜਾ। _ਬਜੈ ਜੀਤ _ਬਾਜਾ। ੪੬0। 


ਭੁਸ਼ੰਨਾ ਪੁਯਾਤ ਛੰਦ 


ਚੌਬੀਸ ਅਵਤਾਰ ਦਪ 


ਹੁਣ ਹੋਰਾਂ ਦੇਸਾਂ ਵਿਚ ਹੋਏ ਯੁੱਧ ਦਾ ਕਥਨ 

ਰਸ਼ਾਫਲ ਛੰਟਾ 

ਸੰਭਰ _ (ਸੰਭਲ) _ਦਾ ਰਾਜਾ _ਮਾਰਿਆ _ਗਿਆ ਹੈ। ਚੌਦਾਂ ਲੋਕਾਂ ਵਿਚ ਧਰਮ _ਦੀ 
ਚਰਚਾ _ਚਲ _ਪਈ _ਹੈ। ਸ੍ਰੀ ਕਾਲ ਦੀ ਪੂਜਾ ਹੋਣ ਲਗ _ਗਈ _ਹੈ।੪੫੫। ਇਸ ਤਰ੍ਹਾਂ 
ਸਾਰਾ ਦੇਸ _ਜਿਤਿਆ ਗਿਆ ਹੈ। (ਫਿਰ ਕਲਕੀ _ਅਵਤਾਰ) ਕ੍ਰੋਧਿਤ ਹੋ ਕੇ ਕਿਸ ਤਰ੍ਹਾਂ 
ਚੜ੍ਹਿਆ ਹੈ। (ਉਸ ਨੇ) ਸਾਰੀ ਸੈਨਾ ਬੁਲਾ ਲਈ ਹੈ ਅਤੇ ਅੱਖਾਂ _ ਨੂੰ ਲਾਲ _ਕੀਤਾ ਹੋਇਆ 
ਹੰ।੪੫੬। 

ਜਿਤ ਦਾ ਨਗਾਰਾ ਵਜਾਇਆ ਹੈ। ਯੁੱਧ-ਭੂਮੀ ਵਿਚ ਖੰਭਾ ਗਡ ਦਿੱਤਾ ਹੈ। 
ਸੈਨਾ ਉਤਸਾਹ ਪੂਰਵਕ ਚਲ _ਪਈ ਹੈ। _ਸਾਰੀ ਧਰਤੀ _('ਥਿਰਾ”) ਡੋਲ ਗਈ _ਹੈ।੪੫੭। 
(ਧਰਤੀ) _ਇਸ ਤਰ੍ਹਾਂ ਕੰਬ ਉਠੀ ਹੈ ਜਿਵੇਂ ਨਦੀ ਵਿਚ ਨੌਕਾ _(ਡੋਲਦੀ ਹੈ)। ਸੂਰਮਿਆਂ 
ਉਤਸਾਹ ਚੜ੍ਹਿਆ ਹੋਇਆ ਹੈ। (ਪੈਰਾਂ ਦੀ) ਧੂੜ ਨਾਲ ਆਕਾਸ਼ ਪੂਰਿਆ ਹੋਇਆ 


ਛਤ੍ਰਧਾਰੀ (ਰਾਜੇ) ਕ੍ਰੋਧਵਾਨ ਹੋ ਗਏ _ਹਨ। (ਉਨ੍ਹਾਂ ਨੇ) _ਭਾਰੀ ਸੈਨਾ ਇਕੱਠੀ _ਕਰ 
ਲਈ _ਹੈ। _(ਕਲਕੀ ਅਵਤਾਰ _ਉਪਰ) _ਇਸ _ਤਰ੍ਹਾਂ ਚੜ੍ਹ _ਚਲੇ ਹਨ, _ਜਿਸ ਤਰ੍ਹਾਂ _ਵਿਤ੍ਰਾਸੁਰ 
ਇੰਦਰ _ਉਤੇ (ਚੜ੍ਹਿਆ ਸੀ)।੪੫੯। 

ਸਾਰੀ _ਸੈਨਾ ਸੋਭ _ਰਹੀ _ਹੈ। _(ਉਸ ਦਾ) ਕੌਣ ਵਰਣਨ _ਕਰ _ਸਕਦਾ ਹੈ? ਸਾਜਾਂ 
ਨੂੰ ਸਜਾ ਕੇ (ਸੈਨਾ) ਚਲੀ ਹੈ ਅਤੇ ਜਿਤ _ਦੇ ਵਾਜੇ _ਵਜ ਰਹੇ _ਹਨ।8੬0। 


ਭੁਸ਼ੰਨਾ ਪੁਯਾਤ ਛੰਦ 


ਜਿਣੇ ਗਖਰੀ _ਪਖਰੀ _ਖਗਧਾਰੀ। _ਹਣੇ ਪਖਰੀ ਭਖਰੀ ਔ ਕੰਧਾਰੀ। (ਜਿਤਨੇ _ਵੀ) _ਗਖੜ, _ਪਖੜ _ਤਲਵਾਰਾਂ _ਧਾਰਨ _ਕਰਨ _ਵਾਲੇ ਸਨ (ਉਹ) ਜਿਤੇ 

ਗੁਰਜਿਸਤਾਨ ਗਾਜੀ ਰਜੀ_ਰੋਹਿ ਰੂਮੀ। _ਹਣੇ ਸੂਰ ਬੈਕੇ ਗਿਰੇ_ਝੂਮਿ ਭੂਮੀ। ੪੬੧੧ ਗਏ _ਹਨ। _ਪਖੜ, _ਭਖਰ _ਅਤੇ _ਕੰਧਾਰ (ਦੇਸ਼ ਵਾਲੇ) ਮਾਰ _ਦਿੱਤੇ ਗਏ _ਹਨ। _ਗੁਰਜਿਸਤਾਨ 
ਦੇ ਗਾਜ਼ੀਆਂ, _ਰਜੀ, ਰੋਹ _ਵਾਲੇ _ਰੂਮੀ ਸੂਰਮਿਆਂ ਨੂੰ ਮਾਰ ਦਿੱਤਾ ਹੈ ਅਤੇ _ਬਾਂਕੇ (ਯੋਧੇ) 
ਧਰਤੀ _ ਉਤੇ _ ਘੁੰਮੇਰੀ ਖਾ _ਕੇ _ਡਿਗ _ਪਏ _ਹਨ।8੬੧। 

ਹਣੇ ਕਾਬੁਲੀ _ਬਾਬਲੀ ਬੀਰ _ਬਾਂਕੇ। ਕੰਧਾਰੀ ਹਰੇਵੀ ਇਰਾਕੀ ਨਿਸਾਂਕੇ। ਕਾਬਲ _ਦੇਸ ਦੇ, _ਬਾਬਰ ਦੇ ਦੇਸ ਦੇ ਸੋਹਣੇ ਸੂਰਮੇ _ਮਾਰ ਦਿੱਤੇ _ਹਨ। _ਕੰਧਾਰ, 

ਬਲੀ _ਬਾਲਖੀ_ਰੋਹਿ _ਰੂਮੀ ਰਜੀਲੇ। ਭਜੇ ਤ੍ਰਾਸ ਕੈ ਕੈ ਭਏ ਬੰਦ ਢੀਲੇ। ੪੬੨। ਹਿਰਾਤ, ਇਰਾਕ ਦੇ ਨਿਸੰਗ ਯੋਧੇ; _ਬਲਖ _ਦੇਸ ਦੇ ਬਲੀ ਰੋਹ ਵਾਲੇ, ਰੂਮ ਦੇਸ਼ ਦੇ ਕਠੋਰ 
ਯੋਧੇ ਡਰ _ਕੇ ਭਜ ਚਲੇ ਹਨ ਅਤੇ ਉਨ੍ਹਾਂ ਦੇ _ਕਮਰ[ਕੌਸੇ _ਢਿਲੇ ਹੋ ਗਏ _ਹਨ। _੪੬੨। 

ਤਜੇ ਅਸਤ ਸਸਤ੍ਰੋ ਸਜੇ ਨਾਰਿ ਭੇਸੇ। ਲਜੈ ਬੀਰ ਧੀਰੈ ਚਲੇ ਛਾਡਿ ਦੇਸੈ। (ਉਨ੍ਹਾਂ ਨੇ) ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਛਡ ਦਿੱਤਾ ਹੈ ਅਤੇ ਔਰਤਾਂ ਦੇ ਬਸਤ੍ਰ _ਸਜਾ 

ਗਜੀ _ਬਾਜਿ _ਗਾਜੀ ਰਥੀ ਰਾਜ ਹੀਣੈ। ਤਜੈ ਬੀਰ ਧੀਰ ਭਏ ਅੰਗ ਛੀਣੈ। ੪੬੩। ਲਏ _ਹਨ। (ਇਸ ਤਰ੍ਹਾਂ) ਧੀਰਜ ਵਾਲੇ ਸੂਰਮੇ ਸ਼ਰਮਿੰਦੇ ਹੋਕੇ ਦੇਸਾਂ ਨੂੰ ਛਡ ਚਲੇ _ਹਨ। 
ਹਾਥੀਆਂ ਉਤੇ ਚੜ੍ਹਨ _ਵਾਲੇ _ਗਾਜ਼ੀ, ਘੋੜਿਆਂ ਦੇ ਸਵਾਰ ਅਤੇ _ਰਥਾਂ ਵਾਲੇ ਰਾਜਾਂ ਤੋਂ ਵਾਂਝੇ 
ਗਏ _ਹਨ। ਸੂਰਮਿਆਂ ਨੇ _ਧੀਰਜ _ਛਡ ਦਿੱਤਾ ਹੈ ਅਤੇ ਉਨ੍ਹਾਂ ਦੇ ਸ਼ਰੀਰ ਢਿਲੇ _ਹੋ_ ਗਏ 


ਹਨ।੪੬੩। 

ਹਬਸ਼ ਦੇਸ ਦੇ, ਹਲਬ ਦੇਸ ਦੇ, ਕੋਕ ਬੈਦਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਭਜ 
ਤੁਰੇ _ਹਨ। _ ਬਰਬਰ _ (ਜੰਗਲੀ) _ਦੇਸ ਵਾਲੇ, _ਆਰਮੀਨੀਆ _ਦੇਸ ਵਾਲੇ (ਆਪਣੇ) ਰਾਜਾਂ 
('ਤੰਦ੍ਰੀ) ਨੂੰ ਛਡ ਕੇ ਤੁਰ ਚਲੇ ਹਨ। ਉਥੇ ਇਕ ਬਹਾਦਰ _ਸੂਰਮੇ ਨੇ ਖੂਨੀ ਖੰਡਾ ਕਢ 
ਲਿਆ _ਹੈ। ਦੋਹਾਂ _ਸੈਨਾਵਾਂ ਦੇ ਵਿਚਾਲੇ _ਉਸ _ਦਾ ਘੋੜਾ ਜਾ ਕੇ ਨਚਿਆ ਹੈ।੪੬੪। 


ਭਜੇ _ਹਾਬਸੀ _ਹਾਲਬੀ _ਕਉਕ ਬੰਦੀ। _ਚਲੇ _ਬਰਬਰੀ _ਅਰਮਨੀ ਛਾਡਿ ਤੰਦੀ। 
ਖੁਲਿਓ ਖਗ ਖੂਨੀ ਤਹਾ ਏਕ _ਗਾਜੀ। ਦੁਹੂੰ ਸੈਣ ਮਧ ਨਚਿਓ ਜਾਇ ਤਾਜੀ। ੪੬੪। 


੮੬ 


ਸੀ _ਦਸਮ-ਗ੍ਰੰਥ _ਸਾਹਿਬ 


ਲਖਿਓ ਜੁਧ _ਜੰਗੀ ਮਹਾ ਜੰਗ _ਕਰਤਾ। ਛੁਭਿਓ ਛਤ੍ਰਧਾਰੀ ਰਣੈ _ਛਤ੍ਰਿ _ਹਰਤਾ। 
ਦੂਰੈ ਦੁਰਦਗਾਮੀ _ਦਲੌ ਜੁਧ _ਜੇਤਾ। ਛੂਭੇ _ਛਤ੍ਰਿ _ਹੰਤਾ ਜਯੋ ਜੁਧ ਹੇਤਾ। ੪੬੫। 


ਮਹਾ ਕ੍ਰੋਧ ਕੈ ਬਾਣ ਛਡੇ ਅਪਾਰੈ। ਕਟੇ ਟਟਰੈ ਫਉਜ ਫੁਟੀ ਨ੍ਿਪਾਰੋ। 
ਗਿਰੀ ਲੁਥ ਜੁਖੈ ਮਿਲੇ ਹਥ _ਬਥੈ। ਗਿਰੇ ਅੰਗ ਭੰਗੇ ਰਣੈ ਮੁਖ ਜੁਥੋ। ੪੬੬। 


ਕਰੈ _ਕੇਲ ਕੰਕੀ ਕਿਲਕੈਤ _ਕਾਲੀ। _ਤਜੈ ਜ੍ਰਾਲ ਮਾਲਾ ਮਹਾ ਜੋਤਿ ਜ੍ਰਾਲੀ। 
ਹਸੈ ਭੂਤ ਪੇਤੈ ਤੁਟੈ ਤਬਿ ਤਾਲੈ। ਫਿਰੈ ਗਉਰ ਦੌਰੀ ਪੁਐ ਰੁੰਡ ਮਾਲੋ। ੪੬੭। 


ਰਸ਼ਾਵਲ ਛੰਦ 
ਕਰੈ ਜੁਧ ਕ੍ਰਧੈ। ਤਜੈ ਬਾਣ ਸੁਧੈ। ਬਕੈ ਮਾਰੁ ਮਾਰੇ। ਤਜੈ ਬਾਣ ਧਾਰੈ। ੪੬੮। 
ਗਿਰੇ ਅੰਗ ਭੈਗੇ। ਨਚੇ ਜੋਗ ਰੈਗੇ। ਦਿਵੇ ਦੇਵ ਦੇਖੈ। ਧਨੰ ਧਨਿ ਲੇਥੈ। ੪੬੯। 


%ਸ਼ਤਾ ਛੱਟ 
ਅਸਿ ਲੈ ਕਲਕੀ ਕਰਿ _ਕੋਪਿ ਭਰਿਓ। ਰਣ ਰੰਗ ਸੁਰੰਗ ਬਿਖੈ ਬਿਚਰਿਓ। 
ਗਹਿ ਪਾਨ ਕ੍ਰਿਪਾਣ ਬਿਖੇ ਨ ਡਰਿਓ। ਰਿਸ ਸੋ ਰਣ ਚਿਤ੍ਰ ਬਚਿਤੂ ਕਰਿਓ। ੪੭0। 


ਕਰਿ ਹਾਕਿ ਹਥਿਯਾਰ ਅਨੇਕ ਧਰੈ। ਰਣ ਰੈਗਿ ਹਠੀ ਕਰਿ ਕੋਪ ਪਰੈ। 
ਗਹਿ ਪਾਨਿ ਕ੍ਰਿਪਾਨ ਨਿਦਾਨ ਭਿਰੇ। ਰਣਿ ਜੂਝਿ ਮਰੇ ਫਿਰਿ ਤੇ ਨ ਫਿਰੇ। ੪੭੧। 


ਉਮਡੀ ਜਨੁ _ਘੋਰ _ਘਮੰਡ _ਘਟਾ। _ਚਮਕੰਤ ਕ੍ਰਿਪਾਣ ਸੁ ਬਿਜੁ _ਛਟਾ। 
ਦਲ ਬੈਰਨ ਕੋ ਪਗ ਦੈ ਨ ਫਟਾ। ਰੁਪ ਕੈ ਰਣ ਮੋ ਫਿਰਿ ਆਨਿ ਜੁਟਾ। ੪੭੨। 


ਕਰਿ ਕੋਪ ਫਿਰੇ ਰਣ ਰੈਗਿ ਹਠੀ। ਤਪ ਕੈ ਜਿਮਿ ਪਾਵਕ ਜ੍ਰਾਲ ਭਠੀ। 
ਪ੍ਰਤਿਨਾ ਪਤਿ ਕੈ ਪੁਤਿਨਾ ਇਕਠੀ। ਰਿਸ ਕੈ ਰਣ ਮੋ ਰੁਪਿ ਸੈਣ ਜੁਟੀ। ੪੭੩। 


ਚੌਬੀਸ ਅਵਤਾਰ €2 


ਯੁੱਧ _ਵਿਚ ਯੋਧਿਆਂ ਨੇ _ਉਸ _(ਕਲਕੀ) ਨੂੰ ਮਹਾਨ _ਜੰਗ _ਕਰਨ _ਵਾਲਾ _ਜਾਣਿਆ 
ਹੈ ਕਿ (ਯੁੱਧ ਵਿਚ) ਛਤ੍ਰਧਾਰੀਆਂ ਦੇ _ਛਤ੍ਰਾਂ _ਨੂੰ ਹਰਨ _ਵਾਲਾ _(ਇਸ ਸਮੇਂ) ਭੜਕਿਆ 
ਹੋਇਆ ਹੈ। ਹਾਥੀਆਂ _ਦੀ ਸਵਾਰੀ ਕਰਨ _ਵਾਲੇ _(ਦੁਰਦਗਾਮੀ”) ਅਤੇ ਯੁੱਧ _ਵਿਚ _ਦਲਾਂ 
ਨੂੰ ਜਿਤਣ ਵਾਲੇ (ਸੂਰਮੇ ਵੀ) ਲੁਕ _('ਦੁਰੈ`) ਗਏ _ਹਨ। _ਛਤ੍ਰਾਂ ਵਾਲਿਆਂ ਨੂੰ ਮਾਰਨ ਵਾਲੇ 


ਅਤੇ _ਯੁੱਧ _ਵਿਚ _ਵਿਜੈ ਦਾ _ਕਾਰਨ _ਸਰੂਪ _(ਕਲਕੀ) _ਭੜਕੇ _ਹੋਏ _ਹਨ।੪੬੫। 
(ਉਸ ਨੇ) ਬਹੁਤ ਕ੍ਰੋਧ _ਕਰ _ਕੇ ਅਣਗਿਣਤ ਬਾਣ _ਛਡੇ _ਹਨ। _ਢਾਲਾਂ (ਅਥਵਾ 

ਸਿਰਾਂ ਦੇ ਟੋਪ) ਕਟੇ ਗਏ ਹਨ ਅਤੇ ਰਾਜਿਆਂ ਦੀ _ਸੈਨਾ ਖਿੰਡ ਗਈ ਹੈ। ਲੋਥਾਂ ਦੇ ਸਮੂਹ 

(ਯੁੱਧ-ਭੂਮੀ ਵਿਚ) ਡਿਗੇ ਪਏ ਹਨ ( ਯੋਧੇ) ਆਪਸ ਵਿਚ _ਗੁਥਮ ਗੁੱਥਾ ਹੋ ਰਹੇ 

ਹਨ। (ਕਈਆਂ ਦੇ) ਅੰਗ ਕਟ ਕੇ 

ਹੋਏ ਹਨ।੪੬੬। 


ਅਤੇ 
ਡਿਗੇ 


ਹ੍ ਯੋ: ਕੂ 
3 
ਹੈ 
# 

ਨੋ: ਹੈਂ 
ਪੈ 
। 
ਕੈ 


ਕੂ ਅਤੇ ਤੱਤ-ਥੋਯਾ ਦੇ ਤਾਲ ਟੁਟ ਰਹੇ _ਹਨ। ਗੌਰੀ 

(ਗਉਰ”)  ਰੁੰਡਾਂ ਦੀ ਮਾਲਾ _ਪਰੋਣ _ਲਈ _ (ਇਧਰ _ ਉਧਰ) _ ਭਜੀ _ ਫਿਰਦੀ _ਹੈ।੪੬੭। 

ਰਸ਼ਾਵਲ ਛੰਟਾ 

(ਯੋਧੇ) ਕ੍ਰੋਧਿਤ ਹੋ ਕੇ ਯੁੱਧ _ਕਰਦੇ _ਹਨ। _ਸਹੀ _ਢੰਗ _ਨਾਲ _ਬਾਣ _ਛਡਦੇ _ਹਨ। 

'ਮਾਰੋ_ਮਾਰੋਂ` ਬੋਲਦੇ _ਹਨ। _ਬਾਣਾਂ _ਦੀ _ਝੜੀ ਲਾਉਂਦੇ _ਹਨ।੪੬੮। _(ਸੂਰਮਿਆਂ ਦੇ) 
ਹਨ। _ਜੰਗ ਦੇ ਰੰਗ ਵਿਚ ਰੈਗੇ ਹੋਏ ਨਚ ਰਹੇ ਹਨ। ਆਕਾਸ਼ 

('ਦਿਵੈ”) ਵਿਚ _ ਦੇਵਤੇ ਵੇਖਦੇ _ਹਨ। _ ਧੰਨ _ਧੰਨ ਕਰਦੇ _ਹਨ।8੬੯। 


ਵਾਲੀ _ਰਣ-ਭੂਮੀ ਵਿਚ _ਵਿਚਰ ਰਿਹਾ _ਹੈ। _(ਹੱਥ _ਵਿਚ) ਬਾਣ _ਅਤੇ ਕ੍ਰਿਪਾਨ _ਧਾਰਨ _ਕਰ 
ਕੇ (ਕਿਸੇ ਤੋਂ) ਡਰਿਆ ਨਹੀਂ _ਹੈ। (ਸਗੋਂ) ਕ੍ਰੋਧ ਨਾਲ ਯੁੱਧ-ਭੂਮੀ ਵਿਚ _ਵਿਚਿਤ੍ਰ ਢੰਗ _ਨਾਲ 
(ਯੁੱਧ) _ ਕੀਤਾ _ਹੈ। _8੭0। 


ਲਲਕਾਰਾ ਮਾਰ ਕੇ _ਅਨੇਕ ਹਥਿਆਰ _ਧਾਰਨ ਕੀਤੇ _ਹਨ। ਯੁੱਧ _ਵਿਚ ਰੁਚੀ _ਰਖਣ 
ਵਾਲੇ _ਹਠੀਲੇ ਕ੍ਰੋਧ ਕਰ ਕੇ ਪੈ ਗਏ _ਹਨ। ਹੱਥ ਵਿਚ ਤਲਵਾਰ ਫੜ ਕੇ ਅੰਤਾਂ ਦੀ ਲੜਾਈ 
ਕਰ ਰਹੇ _ਹਨ। _ਰਣ ਵਿਚ _ਜੂਝੇ _ਮੋਏ _ਹਨ, (ਕਿਸੇ ਦੇ) ਮੋੜਨ ਤੇ ਵੀ ਨਹੀਂ ਮੁੜੇ 


ਹਨ।8੭੧। 


(ਸੈਨਾ) _ਮਾਨੋ ਭਿਆਨਕ _ਘਟਾ _ਵਾਂਗ ਚੜ੍ਹੀ _ਹੈ। _(ਉਸ _ਘਟਾ ਵਿਚ 
ਬਿਜਲੀ ਵਾਂਗ _ਚਮਕਦੀਆਂ _ਹਨ। _ਵੈਰੀਆਂ ਦੇ ਦਲ ਦੋ ਕਦਮ ਵੀ ਟਲੇ ਨਹੀਂ ਹਨ ਅਤੇ 
ਰਣ-ਭੂਮੀ _ਵਿਚ ਪੈਰ _ਗਡ _ਕੇ ਆ ਜੁਟੇ ਹਨ। ੪੭੨। 

ਹਠੀਲੇ ਸੂਰਮੇ ਕ੍ਰੋਧ ਕਰ ਕੇ _ਰਣ-ਭੂਮੀ ਵਿਚ ਫਿਰ ਰਹੇ ਹਨ, ਜਿਵੇਂ _ਭਠੀ ਵਿਚ 
ਤਪ ਕੇ ਔਗ ਵਰਗੇ ਹੋ ਗਏ _ਹਨ। _ਸੈਨਾਪਤੀਆਂ ਨੇ ਸੈਨਾ ਇਕੱਠੀ ਕਰ ਲਈ ਹੈ ਅਤੇ 
(ਉਹ) ਕ੍ਰੋਧਿਤ ਹੋਕੇ ਰਣ ਵਿਚ ਪੈਰ ਗਡ ਕੇ ਯੁੱਧ-ਕਰਮ ਵਿਚ ਜੁਟ ਗਈ ਹੈ।੪੭੩। 


€੯ ਸੀ _ਦਸਮ-ਗ੍ਰੰਥ _ਸਾਹਿਬ 


ਤਰਵਾਰ ਅਪਾਰ ਹਜਾਰ ਲਸੈ। ਹਰਿ ਜਿਉ ਅਰਿ ਕੈ ਪੁਰਤਿਅੰਗ ਡਸੈ। 
ਰਤ ਡੂਬਿ ਸਮੈ ਰਣਿ ਐਸ ਹਸੈ। ਜਨੁ ਬਿਜੁਲ ਜੁਆਲ ਕਰਾਲ ਕਸੈ। ੪੭੪। 


/ਲਯੂਪ ਨਰਾਜ਼ _ਛੱਟਾ 
ਖਿਮੰਤ ਤੇਗ ਐਸ ਕੈ। ਜੁਲੈਤ ਜ੍ਹਾਲ ਜੈਸ ਕੈ। 
ਹਸੈਤ ਜੇਮਿ _ਕਾਮਿਣ। ਖਿਮੰਤ ਜਾਣੂ _ਦਾਮਿਣੈ। ੪੭੫। 
ਬਹੈਤ ਦਾਇ ਘਾਇਣੰ। ਚਲੰਤ ਚਿਤ੍ਰ _ਚਾਇਣੰ। 
ਗਿਰੰਤ ਅੰਗ ਭੰਗ ਇਉ। ਬਨੇ ਸੁ ਜ੍ਰਾਲ ਜਾਲ ਜਿਉ। ੪੭੬। 


ਹਸੰਤ ਖੇਤਿ ਖਪਰੀ। ਭਕੰਤ ਭੂਤ ਭੈ _ਧਰੀ। 
ਖਿਮੰਤ ਜੇਮਿ _ਦਾਮਿਣੀ। ਨਚੌਤ ਹੇਰਿ ਕਾਮਿਣੀ। ੪੭੭। 


ਹਹੈਕ _ਭੈਰਵੀ ਸੁਰੀ। _ਕਹੰਕ ਸਾਧ _ਸਿਧਰੀ। 
ਛਲੰਕ _ਛਿਛ _ਇਛਣੀ। _ਬਹੰਤ ਤੇਗ _ਤਿਛਣੀ। ੪੭੮। 
ਗਣੰਤ ਗੂੜ ਗੰਭਰੀ। ਸੁਭੰਤ ਸਿਪ ਸੌ ਭਰੀ। 
ਚਲੌਤਿ ਚਿਤ੍ਰ _ਚਾਪਣੀ। ਜਪੰਤ ਜਾਪੁ _ਜਾਪਣੀ। ੪੭੯। 


ਪੁਅੰਤ ਸੀਸ _ਈਸਣੀ। _ਹਸੰਤ _ਹਾਰ _ਸੀਸਣੀ। 
ਕਰੰਤ ਪ੍ਰੇਤ _ਨਿਸਨੰ। _ਅਗੰਮਗੰਮ _ਭਿਉ ਰਣੈ। ੪੮0। 


ਭੁਸ਼ੰਨਾ ਪੁਯਾਤ ਛੰਦ 
ਜਬੈ ਜੰਗ ਜੰਗੀ ਰਚਿਓ ਜੰਗ ਜੋਰੈ। ਹਨੇ ਬੀਰ ਬੈਕੇ ਤਮੰ ਜਾਣੁ ਭੋਰੈ। 
ਤਬੈ _ਕੋਪਿ ਗਰਜਿਓ _ਕਲਕੀ _ਅਵਤਾਰੋ। ਸਜੇ ਸਰਬ _ਸਸਤ੍ਰੰ _ਧਸਿਓ ਲੋਹ _ਧਾਰੈ। ੪੮੧। 


ਜਯਾ ਸ਼ਬਦ ਉਠੇ ਰਹੇ ਲੋਗ ਪੂਰੈ। ਖੁਰੈ ਖੇਹ ਉਠੀ ਛੁਹੀ ਜਾਇ ਸੂਰੈ। 
ਛੁਟੇ ਸ੍ਰਰਨਪੰਖੀ ਭਯੋ ਅੰਧਕਾਰੈ। ਅੰਧਾਧੁੰਦ ਮਚੀ _ਉਠੀ _ਸਸਤ੍ੁ _ਝਾਰੈ। ੪੮੨। 


ਹਣਿਓ ਜੋਰ ਜੋਗੇ ਤਜਿਓ ਸਰਬ ਸੈਣੈਂ। ਤ੍ਰਿਣੈ ਦੰਤ ਥਾਂਭੈ ਬਕੈ ਦੀਨ ਬੈਣੈ। 
ਮਿਲੇ ਦੈ ਅਕੋਰੇ ਨਿਹੋਰੰਤ ਰਾਜੇ। ਭਜੇ ਗਰਬ ਸਰਬੈ ਤਜੇ ਰਾਜ ਸਾਜੋ। ੪੮੩। 


ਚੌਬੀਸ ਅਵਤਾਰ ੮੯ 


ਹਜ਼ਾਰਾਂ ਤਲਵਾਰਾਂ _ਬਹੁਤ _ ਅਧਿਕ _ਲਿਸ਼ਕਦੀਆਂ _ਹਨ। _ ਸੌਂਪ ਵਾਂਗ _ ਵੈਰੀਆਂ ਦੇ 
ਸ਼ਰੀਰਾਂ ਨੂੰ _ਡੰਗਦੀਆਂ _ਹਨ। ਯੁੱਧ _ਵੇਲੇ ਲਹੂ _ਵਿਚ _ਡੁਬ ਕੇ ਇਸ ਤਰ੍ਹਾਂ _ਹਸਦੀਆਂ _ਹਨ, 


ਮਾਨੋ ਬਿਜਲੀ _ਦੀ ਭਿਆਨਕ _ ਲਾਟ _ (ਲਕੀਰ) _ਖਿਚੀ _ਗਈ _ ਹੋਵੇ।੪੭੪। 
/ਨੈਯੂਪ ਨਰਾਜ਼ _ਛੰਟਾ 

ਤਲਵਾਰ _ਇਸ _ਤੜ੍ਹਾਂ ਚਮਕਦੀ _ਹੈ ਜਿਸ _ਤਰ੍ਹਾਂ ਅਗਨੀ ਪ੍ਰਕਾਸ਼ਿਤ ਹੁੰਦੀ ਹੈ। _ਜਾਂ 
ਜਿਵੇਂ ਇਸਤਰੀ _ਹਸਦੀ ਹੈ, ਜਾਂ ਜਿਵੇਂ ਬਿਜਲੀ _ ਚਮਕਦੀ _ਹੈ।੪੭੫। 

(ਤਲਵਾਰ) _ਦਾਓ ਨਾਲ ਚਲ ਕੇ ਘਾਓ ਕਰਦੀ ਹੈ। ਚਲਦੀ ਹੋਈ ਚਿਤਰ _ਦਰਸਾ 
ਦਿੰਦੀ ਹੈ। ਅੰਗ ਟੁਟ ਕੇ ਇੰਜ ਡਿਗ ਪੈਂਦੇ ਹਨ ਜਿਵੇਂ ਅੰਗ (ਦੀਆਂ _ਚਿਣਗਾਂ ਦਾ) ਜਾਲ 
ਵਿਛਿਆ ਹੁੰਦਾ ਹੈ।੪੭੬। 

ਰਣ-ਭੂਮੀ ਵਿਚ _ਖਪਰ _ਵਾਲੀ (ਕਾਲੀ) _ਹਸਦੀ _ਹੈ। _ਭੈ ਪੈਦਾ ਕਰਨ ਵਾਲੇ ਭੂਤ 
ਡਕਾਰਦੇ ਫਿਰਦੇ _ਹਨ। _(ਕਾਲੀ _ਦੀ _ਹਾਸੀ) ਬਿਜਲੀ ਵਾਂਗ _ਲਿਸ਼ਕ _ਰਹੀ ਹੈ। (ਉਸ ਨੂੰ 
ਵੇਖਕੇ) _ਕਾਮਣੀਆਂ _ (ਅਪੱਛਰਾਵਾਂ) _ਨਚ ਰਹੀਆਂ _ਹਨ।8੭੭। 

ਭੈਰਵੀ ਸ਼ਕਤੀ ਲਲਕਾਰੇ _ਮਾਰਦੀ _ਹੈ। _ਸਾਧਾਂ ਨੂੰ ਸਿੱਧੀਆਂ _ਦੇਣ ਵਾਲੀ (ਭਗਵਤੀ) 
ਕਹ-ਕਹ _ਕਰ _ਕੇ (ਹਸ ਰਹੀ _ਹੈ)। (ਲਹੂ ਦੀਆਂ) ਛਿੱਟਾਂ _ਉਭਰਦੀਆਂ _ਹਨ। _ ਤਿੱਖੀ 
ਤਲਵਾਰ ਚਲਦੀ ਹੈ।੪੭੮। 

(ਕਾਲੀ) ਗੂੜ੍ਹੀ ਗੰਭੀਰਤਾ _ਨਾਲ _ ਵਿਚਾਰ _ਕਰ ਰਹੀ _ਹੈ। _ਸਿੱਪ _ਵਾਂਗ _ਚਮਕ 
ਸੁਸ਼ੋਭਿਤ _ਹੈ। _ਚਿਤਰਾਂ _ ਵਾਲੀਆਂ _ਧਨੁਸ਼ਾਂ _ਧਾਰਨ _ਕਰ _ਕੇ ਚਲ _ ਰਹੀਆਂ _ਹਨ। _ ਜਪਣ 
ਵਾਲੀਆਂ _(ਜੰਗ _ਦੇ) ਜਾਪ _ ਨੂੰ ਜਪ _ ਰਹੀਆਂ _ ਹਨ।੪੭੯। 

ਦੇਵੀ ਮੁੰਡਾਂ ਦੀ (ਮਾਲਾ) ਪਰੋ ਰਹੀ ਹੈ। (ਸ਼ਿਵ) ਦੇ ਸਿਰ ਦਾ ਹਾਰ (ਸੱਪ) ਹਸ 
ਰਿਹਾ ਹੈ। ਪ੍ਰੇਤ ਰੌਲਾ ਪਾ ਰਹੇ _ਹਨ। ਅਗੰਮ ਤੋਂ ਅਗੰਮ (ਵਰਣਨ ਤੋਂ ਪਰੇ) ਯੁੱਧ ਹੋਇਆ 
ਹੰ।੪੮0। 
ਭੁਸ਼ੰਨਾ ਪੁਯਾਤ ਛੰਦ 

ਜਦੋਂ “ਜੰਗ ਜੰਗੀ” (ਨਾਂ ਵਾਲੇ ਯੋਧੇ) ਨੇ ਜ਼ੋਰ _ਨਾਲ ਜੰਗ ਸ਼ੁਰੂ _ਕੀਤਾ ਹੈ (ਉਦੋਂ) 
ਬਹੁਤ _ਬਾਂਕੇ _ਵੀਰ _ਮਾਰ _ਦਿੱਤੇ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਵੇਰ ਹੁੰਦੇ ਹਨੇਰਾ 
(ਭਜ ਗਿਆ ਹੋਵੇ)। ਉਸ ਸਮੇਂ ਕਲਕੀ ਅਵਤਾਰ ਨੇ ਕ੍ਰੋਧਿਤ ਹੋ ਕੇ _ਗਰਜਨਾ ਕੀਤੀ ਹੈ। 
ਸਾਰੇ ਸ਼ਸਤ੍ਰ _ਸਜਾ ਕੇ _(ਯੁੱਧ-ਭੂਮੀ ਵਿਚ) ਧਸ ਗਿਆ ਹੈ ਅਤੇ ਲੋਹੇ ਦੇ (ਹਥਿਆਰਾਂ ਦੀ) 
ਬਰਖਾ _ਕਰ ਦਿੱਤੀ ਹੈ।੪੮੧। 

ਜੈ-ਜੈ-ਕਾਰ _ਦੇ ਸ਼ਬਦ _ਉਠੇ _ਹਨ _ ਅਤੇ ਸਾਰਿਆਂ ਲੋਕਾਂ _ਵਿਚ _ਭਰ _ ਗਏ _ਹਨ। 
(ਘੋੜਿਆਂ ਦੇ) ਖੁਰਾਂ ਦੀ ਧੂੜ ਉਡੀ ਹੈ ਅਤੇ (ਉਸ ਨੇ) ਸੂਰਜ ਨੂੰ ਜਾ ਛੋਹਿਆ ਹੈ। ਸੋਨੇ 
ਦੇ ਖੰਭਾਂ ਵਾਲੇ ਤੀਰ ਚਲੇ ਹਨ (ਜਿਸ ਦੇ ਫਲਸਰੂਪ) ਹਨੇਰਾ ਹੋ ਗਿਆ ਹੈ। ਅੰਧਾ ਧੁੰਧ 
ਮਾਰ _ਮਚ _ਰਹੀ ਹੈ ਅਤੇ ਸ਼ਸਤਰਾਂ ਦੇ _ਝਾੜਨ _ਨਾਲ (ਅੱਗ _ਦੀਆਂ) ਚਿੰਗਾਰੀਆਂ ਨਿਕਲੀਆਂ 
ਹਨ।੪8੮੨। 

“ਜੋਰ ਜੰਗ” (ਨਾਂ ਵਾਲਾ ਬਹਾਦਰ ਯੋਧਾ) ਮਾਰਿਆ ਗਿਆ ਅਤੇ _ਸਾਰੀ _ਸੈਨਾ ਭਜ 
ਗਈ। _ਦੰਦਾਂ ਵਿਚ ਘਾਹ ਦਬ ਕੇ ਆਜਿਜ਼ੀ ਭਰੇ ਬੋਲ ਬੋਲਦੇ _ਹਨ। _ਨਜ਼ਰਾਨੇ ਪੇਸ਼ _ਕਰ 
ਕੇ ਮਿਲਦੇ ਹਨ ਅਤੇ (ਹਾਰੇ ਹੋਏ) ਰਾਜੇ ਬੇਨਤੀ ਕਰਦੇ _ਹਨ। _ਹੰਕਾਰੀਆਂ ਦੇ ਹੰਕਾਰ ਖ਼ਤਮ 
ਹੋਂ _ਗਏ ਹਨ ਅਤੇ ਰਾਜਸੀ _ਠਾਠ-ਬਾਠ _ ਛਡ _ ਦਿੱਤੇ _ਹਨ।੪੮੩। 


ਕਟੇ ਕਾਸ਼ਮੀਰੀ ਹਠੇ ਕਸਟਵਾਰੀ। ਕੁਪੇ _ਕਾਸਕਾਰੀ ਬਡੇ _ਛਤ੍ਰਧਾਰੀ। 
ਬਲੀ _ਬੰਗਸੀ _ਗੋਰਬੰਦੀ ਗੁ ਦੇਜੀ। ਮਹਾ ਮੂੜ _ਮਾਜਿੰਦੂਰਾਨੀ ਮਜੇਜੀ। ੪੮੪। 


ਹਣੇ ਰੂਸਿ ਤੂਸੀ ਕ੍ਰਿਤੀ ਚਿੜ ਜੋਧੀ। _ਹਠੇ_ਪਾਰਸੀ_ਯਦ ਖੂਬਾਂਸਕ੍ਹੋਧ। 
ਬੁਰੇ _ਬਾਗਦਾਦੀ _ਸਿਪਾਹਾ ਕੰਧਾਰੀ। ਕੁਲੀ _ਕਾਲਮਾਛਾ ਛੂਭੇ _ਛਤ੍ਰਧਾਰੀ। ੪੮੫। 


ਛੁਟੇ ਬਾਣ ਗੋਲੈ ਉਠੇ ਅਗ ਨਾਲੈ। ਘੁਰੇ ਜਾਣ ਸ੍ਯਾਮੌ ਘਟਾ ਜਿਮਿ ਜ੍ਹਾਲੈ। 
ਨਚੇ ਈਸ ਸੀਸੈ ਪੁਐ ਰੁੰਡ ਮਾਲੈ। ਜੁਝੇ ਬੀਰ ਧੀਰੈ ਬਰੈ ਬੀਨਿ ਬਾਲੰ। ੪੮੬। 


ਗਿਰੈ ਅੰਗ ਭੈਗੇ ਕੂਮੰ ਰੁੰਡ ਮੁੰਡੰ। ਗਜੀ ਬਾਜ ਗਾਜੀ ਗਿਰੈ ਬੀਰ ਝੁਡੇ। 
ਇਕੈ ਹਾਕ ਹੈਕੈਤਿ ਧਰਕੈਤ ਸੂਰੈ। ਉਠੇ ਤਛ ਮੁਛੇ ਭਈ ਲੋਹ ਪੂਰੈ।।੪੮੭। 


ਰਸ਼ਾਵਲ ਛੰਦ 
ਅਰੇ ਜੇ ਸੁ ਮਾਰੇ। ਮਿਲੇ ਤੇ ਜੁ ਹਾਰੇ। 
ਲਏ ਸਰਬ ਸੰਗੰ। ਰਸੇ ਰੀਝ ਰੈਗੈ। ੪੮੮। 


ਦਇਓ ਦਾਨ ਏਤੋ। _ਕਥੈ ਕਬਿ _ਕੇਤੋਂ। 
ਰਿਝੇ ਸਰਬ _ਰਾਜਾ। ਬਜੇ ਬੰਬ _ਬਾਜਾ। ੪੮੯। 


ਖੁਰਾਸਾਨ ਜੀਤਾ। _ਸਬਹੂੰ _ਸੈਗ _ਲੀਤਾ। 
ਦਇਓ ਆਪ ਮੌਤੂੰ। ਭਲੇ ਅਉਰ ਜੋਤ ੪੯॥। 


ਚਲਿਓ ਦੇ ਨਗਾਰਾ। _ਮਿਲਿਓ ਸੈਨ ਭਾਰਾ। 
ਕ੍ਰਿਪਾਣੀ ਨਿਖੰਗੰ। _ਸਕ੍ਰੋਧੀ _ਭੜੌਗ। _੪੯੧। 
ਤੱਟਕਾ ਛੰਟਾ 
ਭੂਅ ਕੰਪਤ _ਜੰਪਤ ਸੇਸ ਫਣੰ। ਘਹਰੰਤ ਸੁ ਘੁੰਘਰ ਘੋਰ ਰਣੈ। 
ਸਰ _ਤਜਤ ਗਜਤ ਕ੍ਰੋਧ ਜੁਧੈ। ਮੁਖ ਮਾਰ ਉਚਾਰਿ ਜੁਝਾਰ ਕ੍ਰਧੰ। ੪੯੨। 


ਚੌਬੀਸ ਅਵਤਾਰ ੯੧ 


ਕਸ਼ਮੀਰੀ _ਕਟੇ ਗਏ _ਹਨ ਅਤੇ _ਹਠੀ _ਕਸ਼ਟਵਾੜੀ (ਪਿਛੇ _ਹਟ ਗਏ _ਹਨ)। 
ਕਾਸ਼ਗਰ _ਦੇ _ ਨਿਵਾਸੀ _'ਕਾਸਕਾਰੀ” ___ ਵੱਡੇ _ਛਤ੍ਰਧਾਰੀ _ਕ੍ਰੋਧਿਤ ਹੋਏ _ਹਨ। _ ਬੰਗਾਲ _ਦੇ 
ਬਲਵਾਨ, _ਗੋਰਬੰਦੀ ਅਤੇ _ਗੁਰਦੇਜ (ਦੇ ਨਿਵਾਸੀ), _ਮਾਜਿੰਦ੍ੂਰਾਨ ਦੇਸ ਦੇ _ਮਹਾ ਮੂਰਖ _ਅਤੇ 
ਅਭਿਮਾਨੀ ਨਿਵਾਸੀ (ਆਦਿ ਮਾਰੇ ਗਏ _ ਹਨ)।੪੮8। 

ਰੂਸ ਦੇ, ਤੂਸ ਦੇ ਸੁੰਦਰ ਯੋਧੇ ਮਾਰੇ ਗਏ _ਹਨ। _ਫ਼ਾਰਸ ਦੇ ਹਠੀਲੇ, ਬਲਵਾਨ ਬਾਂਹਵਾਂ 
ਵਾਲੇ _ਅਤੇ ਕ੍ਰੋਧਵਾਨ, ਬੁਰੇ _ਬਗਦਾਦੀ ਅਤੇ _ਕੰਧਾਰ ਦੇ ਸਿਪਾਹੀ, _ਕਲਮਾਛ _(ਤਾਤਾਰ ਦੇਸ਼) 
ਦੇ _ਕੁਲੀ (ਜੋ) _ਛਤ੍ਰਧਾਰੀ _ਹਨ, _ ਬਹੁਤ _ਕ੍ਰੋਧਵਾਨ _ਹੋਏ _ ਹਨ।੪੮੫। 

ਬਾਣ _ਛੁਟਦੇ ਹਨ, ਬੰਦੂਕਾਂ _ਤੋਂ__ਗੋਲੇ _ਉਠਦੇ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ 
ਕਾਲੀਆਂ _ ਘਟਾਵਾਂ _ਗੂੰਜਦੀਆਂ _ਹਨ _ ਅਤੇ _ ਜਿਵੇਂ _(ਆਤਿਸ਼ਬਾਜੀ _ਵਿਚੋਂ) ਅੰਗ _ ਨਿਕਲਦੀ 
ਹੈ। ਸ਼ਿਵ ਨਚਦਾ ਹੈ, `ਰੁੰਡਾਂ ਨੂੰ ਮਾਲਾ ਵਿਚ _ਪਰੋਂਦਾ ਹੈ। _ਧੀਰਜ ਵਾਲੇ ਸੂਰਮੇ ਜੂਝਦੇ ਹਨ 
ਅਤੇ _ਅਪੌਂਛਰਾਵਾਂ _ ਉਨ੍ਹਾਂ ਨੂੰ ਚੁਣ _ਚੁਣ _ਕੇ ਵਰਦੀਆਂ _ ਹਨ।੪੮੬। 


(ਕਿਤੇ) ਅੰਗ ਕਟ ਕੇ ਡਿਗ ਰਹੇ ਹਨ (ਅਤੇ ਕਿਤੇ) ਰੁੰਡ ਅਤੇ ਮੁੰਡ ਫਿਰ ਰਹੇ 
ਹਨ। (ਕਿਤੇ) ਹਾਥੀਆਂ _ਦੇ ਸਵਾਰ, ਘੋੜਿਆਂ ਦੇ ਸਵਾਰ, _ਸੂਰਮਿਆਂ ਦੇ ਝੁੰਡ _ਡਿਗੇ _ਪਏ 
ਹਨ। _ਇਕਨਾਂ ਵਲੋਂ _ਹਾਕਾਂ ਪੈਂਦੀਆਂ ਹਨ ਅਤੇ (ਜਿਨ੍ਹਾਂ ਨੂੰ ਸੁਣ ਕੇ) ਸੂਰਮਿਆਂ (ਦੇ ਦਿਲ) 
ਧੜਕ _ਰਹੇ __ਹਨ। _ਕਟੇ ਹੋਏ ਧੜ ਉਠਦੇ _ਹਨ ਅਤੇ _(ਯੁੱਧ-ਭੂਮੀ) ਲੋਹੇ (ਦੇ ਹਥਿਆਰਾਂ 
ਨਾਲ) _ ਭਰੀ _ਪਈ _ਹੈ।੪੮੭। 
ਰਸ਼ਾਫਲ ਛੰਟਾ 

(ਜੋ ਸਾਹਮਣੇ) ਅੜੇ _ਹਨ (ਉਹ) ਮਾਰੇ ਗਏ ਹਨ। ਜੋ ਹਾਰ ਗਏ ਹਨ (ਉਹ ਈਨ 
ਮੰਨ ਕੇ) ਮਿਲ ਪਏ _ਹਨ। ਸਭ ਨੂੰ ਨਾਲ ਲੈ ਕੇ (ਕਲਕੀ ਅਵਤਾਰ ਯੁੱਧ) ਦੇ ਰੰਗ ਵਿਚ 
ਰੌਗੇ ਹੋਏ _ਹਨ।੪੮੮। 

ਇਤਨਾ (ਅਧਿਕ) ਦਾਨ ਦਿੱਤਾ ਹੈ, _ਕਿਤਨਾ ਹੈ? ਕਵੀ ਜਨ (ਉਸ ਦਾ) ਵਰਣਨ 
ਨਹੀਂ _ਕਰ _ਸਕਦੇ। _ਸਾਰੇ ਰਾਜੇ _ਪੁਸੰਨ _ਹੋ__ਗਏ _ਹਨ। ਨਗਾਰੇ _ਅਤੇ ਵਾਜੇ _ਵਜ ਰਹੇ 
ਹਨ।੪੮੯। 

ਖੁਰਾਸਾਨ ਦੇਸ਼ _ਜਿਤ _ਲਿਆ _ਹੈ। _ਸਾਰਿਆਂ (ਵੈਰੀਆਂ) ਨੂੰ ਨਾਲ ਲੈ _ਲਿਆ ਹੈ। 
(ਸਭ ਨੂੰ _ਕਲਕੀ ਨੇ) ਆਪ ਮੌਤ ਦਿੱਤਾ ਹੈ ਅਤੇ ਹੋਰ _ਵੀ ਕਈ ਉਤਮ ਜੰਤਰ ਦਿੱਤੇ 
ਹਨ।੪੯0। 

(ਕਲਕੀ) _ਧੌਂਸਾ ਵਜਾ _ਕੇ ਤੁਰ ਪਿਆ ਹੈ। ਬਹੁਤ ਵੱਡਾ _ਸੈਨਾ ਦਲ ਨਾਲ _ਮਿਲ 
ਗਿਆ ਹੈ। (ਕਈ) ਕ੍ਰਿਪਾਨਾਂ ਵਾਲੇ _ਅਤੇ _ਭੌਥਿਆਂ ਵਾਲੇ ਹਨ, ਜੋ ਕ੍ਰੋਧਵਾਨ ਹੋ ਕੇ ਲੜਦੇ 
ਹਨ।੪੯੧। 
ਤੱਟਕਾ ਛੰਟਾ 

(ਕਲਕੀ ਦੀ _ਚੜ੍ਹਤਲ ਨਾਲ) ਭੂਮੀ _ਕੰਬ _ਗਈ ਹੈ। ਸ਼ੇਸ਼ ਨਾਗ ਜਾਪ _ਕਰ _ਰਿਹਾ 
ਹੈ। _ਰਣ-ਭੂਮੀ ਵਿਚ _ਘੋਰ ਆਵਾਜ਼ _ਨਾਲ _ਘੁੰਘਰੂ _ਵਜ ਰਹੇ _ਹਨ। _ (ਸੂਰਮੇ) ਯੁੱਧ _ਵਿਚ 
ਤੀਰ _ਛਡਦੇ ਹਨ ਅਤੇ ਕ੍ਰੋਧ ਨਾਲ _ਗਜਦੇ _ਹਨ। ਜੁਝਾਰੂ ਸੂਰਮੇ ਕ੍ਰੋਧ ਨਾਲ ਮੁਖ ਤੋਂ 'ਮਾਰੋਂ- 
ਮਾਰੋ” _ਪੁਕਾਰਦੇ _ਹਨ।8੯੨। 


ਇਹ ਉਕਤੀ ਅਗੇ ਚਲ ਕੇ ੫0੬ ਅੰਕ 


ਸੀ _ਦਸਮ-ਗ੍ਰੰਥ _ਸਾਹਿਬ 


ਬ੍ਰਿਨ ਝਲਤ _ਘਲਤ ਘਾਇ _ਘਣੈ। _ਕੜਕੁਟ ਸੁ ਪਖਰ _ਬਖਤਰਣੈ। 
ਗਣ ਗਿਧ ਸੁ ਬ੍ਰਿਧ ਰੜੌਤ ਨਭੈ। _ਕਿਲਕਾਰਤ ਡਾਕਿਣ ਉਚ ਸੁਭੈ। ੪੯੩। 


ਗਣਿ ਹੂਰ ਸੁ ਪੂਰ ਫਿਰੀ ਗਗਨੰ। _ਅਵਿਲੋਕਿ ਸਬਾਹਿ ਲਗੀ ਸਰਣੈ। 
ਮੁਖ ਭਾਵਤ ਗਾਵਤ ਗੀਤ ਸੁਰੀ। ਗਣ ਪੂਰ ਸੁ ਪਖਰ ਹੂਰ ਫਿਰੀ। ੪੯੪। 


ਭਟ ਪੇਖਤ _ਪੋਅਤ ਹਾਰ _ਹਰੀ। _ਹਹਰਾਵਤ ਹਾਸ ਫਿਰੀ ਪਖਰੀ। 
ਦਲ ਗਾਹਤ _ਬਾਹਤ ਬੀਰ ਬ੍ਰਿਣੈ। ਪ੍ਰਣ ਪੂਰ ਸੁ _ਪਛਿਮ ਜੀਤ ਰਣੈ। ੪੯੫।” 


ਦੰਹਰਾ 
ਜੀਤਿ ਸਰਬ _ਪਛਿਮ ਦਿਸਾ ਦਛਨ ਕੀਨ ਪਿਆਨ। 
ਜਿਮਿ ਜਿਮਿ ਜੁਧ ਤਹਾ ਪਰਾ ਤਿਮਿ ਤਿਮਿ ਕਰੋ _ਬਖਾਨ। ੪੯੬। 


ਤੱਟਕਾ ਛੰਦ 
ਰਣਿ ਜੰਪਤ _ਜੁਗਿਣ ਜੂਹ _ਜਯੋ। _ਕਲਿ _ਕੰਪਤ _ਭੀਰੁ _ਅਭੀਰ _ਭਯੀ। 
ਹੜ ਹਸਤ ਹਸਤ ਹਾਸ ਮਿਿੜਾ। ਡਲ _ਡੋਲਸ ਸੰਕਤ ਸੇਸ _ਥਿਰਾ। ੪੯੭। 


ਦਿਵ ਦੇਖਤ _ਲੇਖਤ _ਧਨਿ _ਧਨੰ। _ਕਿਲਕੈਤ ਕਪਾਲਯਿ ਕ੍ਰਹੋਰ ਪੁਭੈ। 
ਬ੍ਰਿਣ ਬਰਖਤ _ਪਰਖਤ ਬੀਰ _ਰਣੈ। ਹਯ _ਘਲਤ _ਝਲਤ ਜੋਧ ਜੁਧੰ। ੪੯੮। 


ਕਿਲਕੈਤ _ਕਪਾਲਿਨ ਸਿੰਘ ਚੜੀ। _ਚਮਕੈਤ _ਕ੍ਰਿਪਾਣ ਪ੍ਰਭਾਨਿ _ਮੜੀ। 
ਗਣਿ ਹੂਰ ਸੁ ਪੂਰਤ ਧੂਰਿ ਰਣੈ। ਅਵਿਲੋਕਤ ਦੇਵ ਅਦੇਵ ਗਣੈ। ੪੯੯। 


ਰਣਿ ਭਰਮਤ _ਕੂਰ _ਕਬੈਧ ਪ੍ਰਭਾ। _ਅਵਿਲੋਕਤ _ਰੀਝਤ _ਦੇਵ _ਸਭਾ। 
ਗਣਿ ਹੂਰਨ ਬ੍ਯਾਹਤ ਪੂਰ _ਰਣੈ। ਰਥ _ਥੰਭਤ ਭਾਨੁ _ਬਿਲੋਕ ਭਟੰ। ੫00। 


੧. ਕਈਆਂ ਪੁਰਾਤਨ ਬੀੜਾਂ ਵਿਚ ਇਸ ਤੋਂ ਬਾਦ ਦੂਜੇ ਅਧਿਆਇ ਦੀ ਸਮਾਪਤੀ ਸੂਚਕ ਉਕਤੀ ਲਿਖੀ ਹੈ, ਜਦ ਕਿ 
ਤੋਂ ਬਾਦ ਹੈ। ਇਸ ਤਰ੍ਹਾਂ ਅਧਿਆਇ ਦੀ ਸੈਖਿਆ ਵਿਚ ਫ਼ਰਕ ਪਿਆ ਹੈ। 


ਚੌਬੀਸ ਅਵਤਾਰ ੯੩ 


(ਸੂਰਮੇ) ਜ਼ਖ਼ਮਾਂ ਨੂੰ `ਝਲਦੇ ਹਨ ਅਤੇ (ਹੋਰਨਾਂ ਨੂੰ) ਘਾਇਲ ਕਰਦੇ ਵੀ ਹਨ। ਪਾਖਰਾਂ 
ਵਾਲਿਆਂ ਅਤੇ _ਕਵਚਾਂ ਵਾਲਿਆਂ _ਦੀ _ਕਰਕੁਟ ਮਚੀ _ਹੋਈ _ਹੈ। _ਬਹੁਤ ਸਾਰੀਆਂ _ਵੱਡੀਆਂ 
ਗਿਰਝਾਂ ਆਕਾਸ਼ _ਵਿਚ ਸ਼ੋਰ ਪਾ ਰਹੀਆਂ _ਹਨ। _ਡਾਕਣੀਆਂ ਉੱਚੀ _ਸੁਰ _ਵਿਚ _ਕਿਲਕਾਰੀਆਂ 
ਮਾਰ ਰਹੀਆਂ _ਹਨ।੪੯੩। 

ਹੂਰਾਂ _ਦੀਆਂ ਫਿਰਦੀਆਂ _ਟੋਲੀਆਂ _ਨਾਲ ਆਕਾਸ਼ _ਪੂਰਿਆ _ਗਿਆ ਹੈ। _ਉਹ ਸੁੰਦਰ 
ਡੀਲ _ਡੌਲ _ਵਾਲੇ (ਸੂਰਮਿਆਂ) _ਦੀ ਸਰਨ _ਵਿਚ _ ਪੈਂਦੀਆਂ _ਹਨ। _ ਉਹ _ ਦੇਵ-ਇਸਤਰੀਆਂ 
ਮਨ ਭਾਉਂਦੇ _ਗੀਤ _ਮੁਖ ਤੋਂ ਗਾ ਰਹੀਆਂ _ਹਨ। _ਹੂਰਾਂ ਦੀਆਂ _ਟੋਲੀਆਂ ਪੂਰੀ _ਤੜ੍ਹਾਂ _ਸਜ 
ਕੇ ਫਿਰਦੀਆਂ _ਹਨ।੪੯੪। 

ਸੂਰਮੇ _ਵੇਖਦੇ ਹਨ ਅਤੇ ਸ਼ਿਵ _(ਮੁੰਡਾਂ ਦੀ) _ਮਾਲਾ _ਪਰੋ ਰਿਹਾ ਹੈ। _ਅਪੌਂਛਰਾਵਾਂ 
ਹਸਦੀਆਂ _ਹਸਾਉਂਦੀਆਂ _ਫਿਰ _ਰਹੀਆਂ _ਹਨ। _ਸੂਰਮੇ _ਸੈਨਾ ਨੂੰ _ਗਾਹੁੰਦੇ ਫਿਰਦੇ _ਹਨ _ਅਤੇ 
ਜ਼ਖ਼ਮ ਲਗਾਉਂਦੇ ਫਿਰਦੇ ਹਨ। ਯੁੱਧ ਵਿਚ ਪੱਛਮ ਦਿਸ਼ਾ ਨੂੰ ਜਿਤ ਕੇ ਪ੍ਰਣ ਪੂਰਾ ਕਰ 
ਦਿੱਤਾ ਹੈ।੪੯੫। 


2੧੨ 


ਦੰਹਰ” 

ਸਾਰੀ ਪੱਛਮ ਦਿਸ਼ਾ ਨੂੰ ਜਿਤ ਕੇ _(ਕਲਕੀ ਨੇ) ਦੱਖਣ ਦਿਸ਼ਾ _ਵਲ ਚਾਲੇ _ਪਾਏ 
ਹਨ। ਜਿਵੇਂ ਜਿਵੇਂ _ਉਥੇ _ਯੁੱਧ _ਹੋਇਆ ਹੈ, ਤਿਵੇਂ ਤਿਵੇਂ (ਉਸ ਦਾ) ਕਥਨ _ ਕਰਦਾ 
ਹਾਂ।੪੯੬। 
ਤੌਟਕਾ ਛੰਦ 

ਰਣ-ਭੂਮੀ _ਵਿਚ _ਜੋਗਣਾਂ _ਦੀਆਂ _ਟੋਲੀਆਂ _'ਜੈਜੈਕਾਰ` _ਦਾ _ਜਾਪ _ਕਰ ਰਹੀਆਂ __ਹਨ। 
ਕਲਕੀ _(ਅਵਤਾਰ) ਦੇ ਭੈ ਕਰ ਕੇ ਕਾਇਰ ਅਤੇ _ਸੂਰਵੀਰ (ਸੂਰਮੇ) _ਕੰਬ _ਰਹੇ _ਹਨ। 
ਦੁਰਗਾ ਹੜ ਹੜ ਕਰ ਕੇ ਹਸ ਰਹੀ ਹੈ। ਸ਼ੇਸ਼ਨਾਗ ਸ਼ੰਕਾਵਾਨ ਹੋ ਗਿਆ ਹੈ ਅਤੇ ਧਰਤੀ 
ਡੋਲ ਰਹੀ ਹੈ।੪੯੭। 

ਦੇਵਤੇ ਵੇਖ ਕੇ _ਧੰਨ ਧੰਨ ਕਹਿੰਦੇ _ਹਨ। _ ਬਹੁਤ ਭਿਆਨਕ _ ਸੂਰਤ _ ਵਾਲੀਆਂ 
ਕਪਾਲਨਾਂ _ਕਿਲਕਾਰੀਆਂ _ਮਾਰਦੀਆਂ _ਹਨ। _ ਸੂਰਮਿਆਂ ਵਲੋਂ __(ਰਣ-ਭੂਮੀ _ਵਿਚ) ਜ਼ਖ਼ਮਾਂ _ਦੀ 
ਬਰਖਾ ਕੀਤੀ ਜਾ ਰਹੀ ਹੈ (ਅਤੇ ਇਸ ਨਾਲ ਸੂਰਮਿਆਂ ਦੀ) ਪਰਖ ਹੋ ਰਹੀ ਹੈ। ਸੂਰਮੇ 
ਘੋੜਿਆਂ ਨੂੰ ਘਾਇਲ ਕਰਦੇ ਹਨ ਅਤੇ ਯੁੱਧ _ਵਿਚ _(ਸ਼ਸਤ੍ਰਾਂ ਅਸਤ੍ਰਾਂ ਦੇ ਵਾਰਾਂ ਨੂੰ) _ਝਲਦੇ 
ਵੀ _ਹਨ। _੪੯੮। 


ਦੇ ਹੱਥ ਵਿਚ) ਤਲਵਾਰ ਚਮਕਦੀ ਹੈਂ, (ਜੋ) ਪ੍ਰਕਾਸ਼ ਨਾਲ ਮੜ੍ਹੀ ਹੋਈ ਹੈ। ਹੂਰਾਂ _ਦੀਆਂ 
ਟੋਲੀਆਂ _ਯੁੱਧ-ਭੂਮੀ _ਵਿਚ ਧੂੜ _ਨਾਲ _ਭਰੀਆਂ ਪਈਆਂ _ਹਨ। _(ਜਿਨ੍ਹਾਂ `ਨੂੰ) ਦੇਵਤਿਆਂ ਅਤੇ 
ਦੈਂਤਾਂ ਦੇ ਟੋਲੇ _ਵੇਖ ਰਹੇ _ਹਨ।੪੯੯। 

ਭਿਆਨਕ ਸ਼ਕਲ _ਵਾਲੇ _ਧੜ _ਰਣ-ਭੂਮੀ ਵਿਚ ਭਜੇ ਫਿਰਦੇ ਹਨ (ਜਿਨ੍ਹਾਂ ਨੂੰ) ਵੇਖ 
ਕੇ ਦੇਵਤਿਆਂ _ਦੀ ਸਭਾ _ਰੀਝ _ਰਹੀ _ਹੈ। ਹੂਰਾਂ _ਦੀਆਂ _ਟੋਲੀਆਂ _ਰਣ-ਭੂਮੀ ਵਿਚ ਵਿਆਹ 
(ਦੀਆਂ _ਰਸਮਾਂ) ਪੂਰੀਆਂ _ਕਰ _ਰਹੀਆਂ __ਹਨ। _ਯੋਧਿਆਂ ਨੂੰ ਵੇਖਣ ਲਈ _ਸੂਰਜ ਨੇ _ਰਥ 
ਨੂੰ ਰੋਕ _ਲਿਆ _ਹੈ।੫00। 


ਸੀ _ਦਸਮ-ਗ੍ਰੰਥ _ਸਾਹਿਬ 


ਢਢਿ ਢੋਲਕ _ਝਾਂਝ _ਮਿ੍ਰਿਦੰਗ ਮੁਖੰ। ਡਫ ਤਾਲ _ਪਖਾਵਜ _ਨਾਇ_ਸੁਰੈ। 
ਸੁਰ ਸੰਖ _ਨਫੀਰੀਯ _ਭੇਰਿ ਭਕੈ। _ਉਠਿ _ਨਿਰਤਤ ਭੂਤ ਪਰੇਤ _ਗਣੈ। _੫0੧। 


ਦਿਸ ਪਛਮ _ਜੀਤਿ ਅਭੀਤ ਨ੍ਰਿਪੰ। ਕੁਪਿ ਕੀਨ ਪਯਾਨ ਸੁ _ਦਛਣਿਣੈ। 
ਅਰਿ _ਭਜੀਯ _ਤਜੀਯ ਦੇਸ _ਦਿਸੈ। ਰਣ ਗਜੀਅ ਕੇਤਕ _ਏਸੁਰਿਣੈ। ੫0੨। 


ਨ੍ਹਿਤ ਨ੍ਰਿਤਤ ਭੂਤ _ਬਿਤਾਲ _ਬਲੀ। _ਗਜ _ਗਜਤ _ਬਜਤ _ਦੀਹ _ਦਲੀ। 
ਹਯ ਹਿੰਸਤ ਚਿੰਸਤ ਗੂੜ _ਗਜੀ। ਅਸਿ _ਲਸਤ _ਰਸਤ ਤੇਗ _ਜਗੀ। _੫0੩। 


ਭੁਸ਼ੰਨਾ ਪੁਯਾਤ ਛੰਦ 
ਹਨੇ ਪਛਮੀ _ਦੀਹ _ਦਾਨੋ _ਦਿਵਾਨੇ। _ਦਿਸਾ _ਦਛਨੀ ਆਨਿ ਬਾਜੇ _ਨਿਸਾਨੇ। 
ਹਨੇ ਬੀਰ _ਬੀਜਾਪੁਰੀ ਗੋਲਕੁੰਡੀ। ਗਿਰੇ _ਤਛ ਮੁਛੋ ਨਚੀ_ਰੁਡ ਮੁੰਡੀ। ੫0੪। 


ਸਬੈ 
ਦੂਹੀ ਦ੍ਰਾਵੜੇ ਤੇਜ _ਤਾਤੇ _ਤਿਲੈਗੀ। _ਹਤੇ ਸੂਰਤੀ ਜੰਗ ਭੰਗੀ ਫਿਰੰਗੀ। ੫0੫। 


ਚਪੇ ਚਾਂਦ ਰਾਜਾ ਚਲੇ ਚਾਂਦ ਬਾਸੀ। ਬਡੇ ਬੀਰ ਬਈਦਰਭਿਸੈ ਰੋਸ ਰਾਸੀ। 
ਜਿਤੇ _ਦਛਨੀ ਸੰਗ _ਲਿਨੇ ਸੁਧਾਰੈ। _ਦਿਸਾ _ਪ੍ਰਾਚਿਯ _ਕੋਪਿ ਕੀਨੋ _ਸਵਾਰੈ। ੫0੬। 


/ਟਤ ਨੀ ਲਾਲੂ ਨਾਟਕ ਯੁੱਲੇ_ਕਲਕੀ %ਵਤਾਰ _ਟਛਨ' 
ਨ /ਕੋਲਯ ਨਨ ਦਲਾਂ /ਨੋਆਯ _ਖਤੰ/ _-੨/ 


ਾਧਗਾੀ ਛੰਦ 
ਪਛਮਹਿ _ਜੀਤਿ _ਦਛਨ _ਉਜਾਰਿ। _ਕੋਪਿਓ ਕਛੂਕੁ _ਕਲਕੀ _ਵਤਾਰ। 
ਕੀਨੋ _ਪਯਾਣ _ਪੂਰਬ _ਦਿਸਾਣ। _ਬਜੀਅ ਜੈਤ ਪਤ੍ੰ _ਨਿਸਾਣ। _੫0੭। 


ਮਾਗਧਿ _ਮਹੀਪ ਮੰਡੇ _ਮਹਾਨ। ਦਸ ਚਾਰ _ਚਾਰੁ _ਬਿਦਿਯਾ _ਨਿਧਾਨ। 
ਬੰਗੀ _ਕਲਿੰਗ _ਅੰਗੀ _ਅਜੀਤ। _ਮੋਰੰਗ _ਅਗੋਰ ਨਯਪਾਲ _ਅਭੀਤ। _੫0੮। 
ਛਜਾਦਿ ਕਰਣ _ਇਕਾਦ _ਪਾਵ। ਮਾਰੇ ਮਹੀਪ ਕਰ ਕੈ _ਉਪਾਵ। 
ਖੰਡੇ ਅਖੰਡ ਜੋਧਾ ਦੁਰੰਤ। _ਲਿਨੋ ਛਿਨਾਇ ਪੂਰਬੁ _ਪਰੰਤ। ੫0੯। 


ਚੌਬੀਸ ਅਵਤਾਰ ੯੫ 


ਢੌਂਡ, ਢੋਲਕ, _ਝਾਂਝ, _ਮਿਰਿਦੰਗ, ਮੁਖਰਸ, _ਡਫ, ਛੈਣੇ (ਤਾਲ), ਤਬਲੇ ਅਤੇ ਸਰਨਾਈ, 
ਸੰਖ, _ਨਫ਼ੀਰੀ, ਭੇਰੀ ਤੇ _ਭੰਕ (ਨਾਂ ਵਾਲੇ ਵਾਜੇ ਵਜਦੇ _ਹਨ)। ਭੂਤਾਂ ਪ੍ਰੇਤਾਂ ਦੇ _ਗਣ 
ਉਠ _ਉਠ _ਕੇ ਨਾਚ ਕਰਦੇ _ਹਨ।੫0੧। 
ਪੱਛਮ ਦਿਸ਼ਾ ਦੇ ਨਿਡਰ ਰਾਜਿਆਂ ਨੂੰ ਜਿਤ ਲਿਆ ਹੈ। ਹੁਣ ਕ੍ਰੋਧ ਕਰ ਕੇ _ਦੌਖਣ 
ਵ ਪਾਏ _ਹਨ। ਵੈਰੀ ਦੇਸ਼ ਅਤੇ ਦਿਸ਼ਾਵਾਂ ਨੂੰ ਛਡ ਕੇ ਭਜ ਤੁਰੇ ਹਨ। ਕਿਤਨੇ 
ਰਾਜੇ _ਰਣ-ਭੂਮੀ _ਵਿਚ _ ਗਜ _ ਰਹੇ _ ਹਨ।੫0੨। 


ਆਕਾਰ _ਦੇ _ਦਿਵਾਨੇ 
ਕੇ ਵਜੇ _ਹਨ। _ਬੀਜਾਪੁਰ 
ਗਏ _ਹਨ। (ਵੀਰ ਲੋਕ) ਕਟੇ ਹੋਏ _ਡਿਗਣ ਲਗ ਪਏ _ਹਨ 
ਮੁੰਡ _ਨਾਚ _ਕਰਨ ਲਗ ਗਏ _ ਹਨ।੫08੪। 


ਰਾਮੇਸ਼ੂਰ ('ਸੇਤਬੰਧੀ”) ਦੇ ਨਿਵਾਸੀ, ਅਤੇ _ਸੁਧ _ਬੁਧ _ਵਾਲੇ ਬੰਦਰਗਾਹ _ਉਤੇ _ਰਹਿਣ 
ਵਾਲੇ, _ਮੌਛਲੀ _ਬੰਦਰਗਾਹ _ਵਾਲੇ _ਹਠੀਲੇ ਜੁਆਨ ਜੋ _ ਯੁੱਧ _ਦੀ _ਰਾਸ _ਹਨ। ਦੂਹੀ ਅਤੇ 
ਦ੍ਰਾਵੜੀ _ਅਤੇ _ਤੌਤੇ ਤੇਜ _ਵਾਲੇ _ਤਿਲੰਗਾਨਾ _ਦੇ ਨਿਵਾਸੀ, ਸੂਰਤ ਦੇਸ਼ _ਦੇ _ਵਾਸੀ, _ਭੰਗੀ 


ਅਤੇ _ ਫਿਰੰਗੀ ਮਾਰੇ _ਗਏ _ ਹਨ।੫0੫। 


ਬਹਾਦਰ _ਵੈਦਰਭ ਦੇ ਨਿਵਾਸੀ ਅਤੇ ਰਾਜਾ ਜੋ ਰੋਸ ਦੀ ਰਾਸ ਹੈ (ਹਾਰ ਮੰਨ _ਗਏ _ਹਨ)। 
ਜਿਤਨੇ _ਦੌਖਣ ਦੇਸ਼ (ਦੇ ਵਿਅਕਤੀ ਸਨ) ਉਨ੍ਹਾਂ ਨੂੰ _ਨਾਲ ਲੈ ਲਿਆ ਹੈ। (ਹੁਣ) ਪੂਰਬ 
ਦਿਸ਼ਾ ਨੂੰ ਕ੍ਰੋਧਿਤ ਹੋ ਕੇ ਜਿਤਣ ਲਈ ਸਵਾਰ _ਹੋਏ _ਹਨ।੫0੬। 
#ਥੋਂ ਨੰ ਲਰਤੁ ਨਾਟਕ ਗੁੰਥ ਦੇ ਕਲਗੀ ਅਵਤਾਰ ਦੇ ਟੱਛਣ ਏੋਸ਼ਾ 
ਸੈ /ਵੇਜੋ ਨਾਂ ਵਲੋ ਦੂਜੇ ਅਧੇਆ/ਏ ਦੀ _ਸਸਪਤਨ/=/ 
ਪਾਧਰਾੰ ਛੰਦ 
ਪੰਛਮ ਨੂੰ ਜਿਤ ਕੇ ਅਤੇ ਦੱਖਣ ਨੂੰ ਉਜਾੜ ਕੇ _ਕਲਕੀ ਅਵਤਾਰ ਨੂੰ ਕੁਝ ਕੁ 


ਕੋਧ ਹੋ ਗਿਆ। (ਫਿਰ) ਪੂਰਬ ਦਿਸ਼ਾ ਵਲ ਚੜ੍ਹਾਈ ਕੀਤੀ ਅਤੇ ਜਿਤ ਪ੍ਰਾਪਤੀ ਦੇ ਨਗਾਰੇ 
ਵਜਣ ਲਗੇ।੫0੭। 
ਮਗਧ ਦੇ ਰਾਜੇ ਨੇ _ਬਹੁਤ _ਵੱਡਾ ਯੁੱਧ _ਕੀਤਾ ਜੋ ੧੮ ਵਿਦਿਆਵਾਂ ਦਾ ਖੁਜ਼ਾਨਾ 
ਸੀ। _ਬੰਗ, _ਕਲਿੰਗ, ਅੰਗ, _ਮੋਰੰਗ, _ਅਗੋਰ, ਨੈਪਾਲ ਦੇ _ਨਿਡਰ _ਅਤੇ _ਅਜਿਤ _ਰਾਜੇ।੫0੮। 
ਅਤੇ _ਛਜਾਦ, _ਕਰਣ ਅਤੇ _ਇਕਾਦਪਾਵ (ਆਦਿਕ ਖੇਤਰਾਂ) ਦੇ ਰਾਜੇ _(ਕਲਕੀ ਨੇ) 
ਉਪਾਉ _ਕਰ ਕੇ ਮਾਰ ਸੁਟੇ ਹਨ। ਨ ਖੰਡੇ ਜਾ ਸਕਣ ਵਾਲੇ ਬੇਅੰਤ ਯੋਧੇ ਨਸ਼ਟ ਕਰ ਦਿੱਤੇ 
ਹਨ ਅਤੇ ਪੂਰਬ _ਤਕ _('ਪਰੰਤ”) _ਦਾ _(ਸਾਰਾ _ਖੇਤਰ) _ਖੋਹ _ਲਿਆ _ਹੈ।੫0੯। 


੯੬ 


ਸੀ _ਦਸਮ-ਗ੍ਰੰਥ _ਸਾਹਿਬ 


ਦਿਨੋ _ਨਿਕਾਰ _ਰਾਛਸ ਦੁਬੁਧ। _ਕਿਨੋ _ਪਯਾਨ ਉਤਰ ਸੁਕੂਧ। 
ਮੰਡੇ _ਮਹੀਪ _ਮਾਵਾਸ _ਥਾਨ। ਖੰਡੇ ਅਖੰਡ ਖੂਨੀ ਖੁਰਾਨ। _੫੧0। 


/ਇੱਤਾ ਨੰ ਯਾਝੜ੍ਹ_ਨਾਟਕਾ ਕੁੰਥੇ_ਕਲਕੀਂ ਵਤਾਰ ਰਲਾ ਜੰਤ _/ਲਲਯ 
ਨਮ _ਤੱਜਾ _/%ਯ ਸਖਤੀ _=/ 
ਪਾਧਗਾੀ ਛੰਦ 
ਇਹ ਭਾਤਿ ਪੂਰਬ ਪਟਨ ਉਪਟਿ। ਖੰਡੇ ਅਖੰਡ ਕਟੇ ਅਕਟ। 
ਫਟੇ ਅਫਟ ਖੰਡੇ ਅਖੰਡ। _ਬਜੇ _ਨਿਸਾਨ ਮਚਿਓ ਘਮੰਡ। _੫੧੧। 


ਜੋਰੇ ਸੁ ਜੰਗ ਜੋਧਾ ਜੁਝਾਰ। ਜੋ _ਤਜੇ ਬਾਣ ਗਜਤ ਲੁਝਾਰ। 
ਭਾਜੋਤ _ਭੀਰ _ਭਹਰੰਤ ਭਾਇ। _ਭਭਕੰਤ ਘਾਇ ਡਿੱਗੇ ਅਘਾਇ। _੫੧੨। 


ਸਾਜੈਤ ਸਾਜ _ਬਾਜਤ ਤੁਫੰਗ। _ਨਾਚੈਤ ਭੂਤ _ਭੈਧਰ _ਸੁਰੰਗ। 
ਬਬਕੰਤ _ਬਿਤਾਲ ਕਹਕੰਤ _ਕਾਲ। _ਡਮਕੰਤ ਡਉਰ _ਮੁਕਤੰਤ _ਜ੍ਰਾਲ। _੫੧੩। 


ਭਾਜੰਤ _ਭੀਰ ਤਜਿ ਬੀਰ ਖੇਤ। _ਨਾਚੰਤ ਭੂਤ _ਬੇਤਾਲ ਪ੍ਰੇਤ। 
ਕੀੜੰਤ ਈਸ ਪੌਅੰਤ _ਕਪਾਲ। _ਨਿਰਖਤ _ਬੀਰ _ਛਕਿ _ਬਰਤ _ਬਾਲ। _੫੧੪। 


ਧਾਵੈਤ ਬੀਰ _ਬਾਹੋਤ ਘਾਵ। _ਨਾਚੈਤ ਭੂਤ ਗਾਵਤ _ਚਾਵ। 
ਡਮਕੰਤ _ਡਉਰੁ _ਨਾਚੰਤ _ਈਸ। _ਰੀਝੰਤ _ਹਿਮਦ੍ਰਿ੍‌ ਅੰਤ _ਸੀਸ। _੫੧੫। 
ਗੰਧੂਭ _ਸਿਧ _ਚਾਰਣ ਪ੍ਰਸਿਧ। _ਕਥੰਤ _ਕਾਬਿ _ਸੋਭੰਤ _ਸਿਧ। 


ਗਾਵੰਤ ਬੀਨ ਬੀਨਾ _ਬਜੰਤ। _ਰੀਝੰਤ ਦੇਵ ਮੁਨਿ ਮਨਿ ਡੁਲੰਤ। ੫੧੬। 


ਗੁੰਜਤ _ਗਜਿੰਦੂ _ਹੈਵਰ _ਅਸੰਖ। _ਬੁਲਤ _ਸੁਬਾਹ ਮਾਰੂ _ਬਜੰਤ। 
ਉਠੰਤ ਨਾਦ ਪੂਰਤ _ਦਿਸਾਣੈ। ਡੁਲਤ ਮਹੇਂਦੂ ਮਹਿ ਧਰ _ਮਹਾਣੈ। _੫੧੭। 


ਚੌਬੀਸ ਅਵਤਾਰ ਦਲ 


ਦੁਰਬੁਧ ਰਾਖਸ਼ਾਂ ਨੂੰ (ਦੇਸੋਂ) ਕਢ ਦਿੱਤਾ ਹੈ। _(ਫਿਰ ਕਲਕੀ ਅਵਤਾਰ ਨੇ) ਕ੍ਰੋਧਵਾਨ 


ਹੋ ਕੇ ਉੱਤਰ ਦਿਸ਼ਾ ਵਲ ਚੜ੍ਹਾਈ _ਕੀਤੀ। ਆਕੀ ਰਾਜਿਆਂ ਦੇ ਸਥਾਨਾਂ (ਦੇਸ਼ਾਂ) ਉਤੇ ਯੁੱਧ 
ਮਚਾਇਆ _ ਅਤੇ _ਨ ਖੰਡੇ _ਜਾਣ _ਵਾਲੇ ਖੂਨੀ _ਅਤੇ _ਖਰਾਂਟ ਰਾਜਿਆਂ ਨੂੰ ਟੋਟੇ ਟੋਟੇ ਕਰ 
ਦਿੱਤਾ।੫੧0। 


/ਏਥੋਂ ਨੰ ਲਾਝਤ੍ਹ ਨਾਟਕਾ ਕੁੱਲ ਦੇ _ਕਲਕਾੰ #%ਵਤਾਰ ਦੇ ਪਰਲ /ਦਸ਼ਾ ਜੰਤ /ਨੈਜਯ_ ਨਾਂ 
ਵਾਲੇ ਤੇ _ਅਆਨ%/ਏ ਦੀ _ਨਆਖਤ/ _=੨/ 

ਪਾਧਗਾੀ ਛੰਦ 

ਇਸ ਤਰ੍ਹਾਂ ਪੂਰਬ ਦਿਸ਼ਾ ਦੇ ਨਗਰਾਂ ਨੂੰ ਉਜਾੜ ਕੇ ਨ ਖੰਡੇ ਜਾ ਸਕਣ ਵਾਲਿਆਂ 
ਨੂੰ ਖੰਡਿਤ ਕਰ ਦਿੱਤਾ ਅਤੇ ਨ ਕਟੇ ਜਾ ਸਕਣ ਵਾਲਿਆਂ ਨੂੰ ਕਟ ਦਿੱਤਾ। ਨ ਪਾੜੇ ਜਾ 
ਸਕਣ ਵਾਲਿਆਂ ਨੂੰ ਪਾੜ ਦਿੱਤਾ ਅਤੇ ਨ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ। 
ਬਹੁਤ ਭਿਆਨਕ ਯੁੱਧ ਹੋਇਆ ਅਤੇ (ਖੂਬ) ਧੌੱਸੇ ਵਜੇ।੫੧੧। 

ਜੁਝਾਰੂ ਯੋਧੇ _ਜੰਗ _ਕਰਨ _ਲਈ _ਇਕੌਠੇ _ਕਰ _ਦਿੱਤੇ, ਜੋ ਬਾਣ _ਛਡਦੇ ਹਨ ਅਤੇ 
ਲੜਦੇ _ਹੋਏ _ਲਲਕਾਰਦੇ _ਹਨ। _ ਘਬਰਾਹਟ _ਦੇ _ਭਾਵ _ਨਾਲ _ਡਰਪੋਕ ਲੋਕ _ਭਜੇ ਜਾ ਰਹੇ 
ਹਨ। ਘਾਇਲ ਹੋ ਕੇ ਡਿਗਦੇ ਹਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ _ਭਕ _ਭਕ _ਕਰ 
ਕੇ ਨਿਕਲਦਾ _ਹੈ।੫੧੨। 

ਸਾਜ਼ਾਂ _ ਨੂੰ _ਸਜਾਉਂਦੇ ਹਨ, _ ਬੰਦੂਕਾਂ _(ਦੀਆਂ ਗੋਲੀਆਂ) _ਵਜਦੀਆਂ _ਹਨ। _ਭਿਆਨਕ 
ਅਤੇ _(ਲਹੂ ਦੇ _ਲਾਲ _ਰੰਗ _ਵਿਚ) _ਚੰਗੀ ਤਰ੍ਹਾਂ _ਰੈਗੇ _ਹੋਏ ਭੂਤ _ਨਚਦੇ _ਹਨ। _ਬੈਤਾਲ 
ਬਕਾਰਦੇ ਹਨ ਅਤੇ ਕਾਲੀ 'ਕਹ-ਕਹ” (ਕਰ ਕੇ ਹਸ ਰਹੀ ਹੈ) । (ਸ਼ਿਵ ਦਾ) ਡੌਰੂ ਖੜਕ 
ਰਿਹਾ ਹੈ ਅਤੇ (ਉਸ _ਦੀਆਂ ਅੱਖਾਂ ਵਿਚੋਂ) _ਔਗ _ਨਿਕਲ _ਰਹੀ _ਹੈ।੫੧੩। 

ਕਾਇਰ ਲੋਕ ਯੁੱਧ-ਭੂਮੀ (“ਬੀਰ ਖੇਤ”) ਨੂੰ ਛਡ ਕੇ ਭਜੇ ਜਾ ਰਹੇ ਹਨ। ਭੂਤ, ਪ੍ਰੇਤ 
ਅਤੇ _ਬੈਤਾਲ ਨਚ _ਰਹੇ _ਹਨ। ਸ਼ਿਵ (ਯੁੱਧ-ਭੂਮੀ ਵਿਚ) ਕ੍ਰੀੜਾ ਕਰ _ਰਿਹਾ ਹੈ (ਅਤੇ ਮਾਲਾ 
ਵਿਚ) _ਖੋਪੜੀਆਂ ਪਰੋ ਰਿਹਾ _ਹੈ। ਸੂਰਮਿਆਂ ਨੂੰ ਵੇਖ ਕੇ _ਅਪੌਂਛਰਾਵਾਂ ਖੁਸ਼ ਹੋ _ ਕੇ (ਉਨ੍ਹਾਂ 
ਨੂੰ) _ਵਰ _ ਰਹੀਆਂ _ ਹਨ।੫੧੪। 

ਯੋਧੇ ਭਜੇ ਫਿਰਦੇ ਹਨ (ਅਤੇ ਉਨ੍ਹਾਂ ਦੇ) ਜ਼ਖਮਾਂ ਵਿਚੋਂ (ਲਹੂ) _ਵਗ ਰਿਹਾ _ਹੈ। 
ਭੂਤ ਚਾਉ ਨਾਲ ਗਾਉਂਦੇ ਅਤੇ _ਨਚਦੇ ਹਨ। ਸ਼ਿਵ ਡੌਰੂ ਵਜਾ ਕੇ ਨਚ ਰਿਹਾ _ਹੈ। ਪਾਰਬਤੀ 
('ਹਿਮਦ੍ਰਿ) ਰੀਝ _ਰਹੀ ਹੈ ਅਤੇ _ਮੁੰਡਾਂ (ਨੂੰ _ਮਾਲਾ _ਵਿਚ) ਪਰੋ ਰਹੀ _ਹੈ।੫੧੫। 

ਗੰਧਰਬ, ਸਿੱਧ, _ਪੂਸਿੱਧ _ਚਾਰਣ (ਸੂਰਮਿਆਂ ਅਥਵਾ _ਕਲਕੀ _ਦੇ ਯਸ਼ ਦੇ) ਕਬਿੱਤ 
ਕਥਨ _ਕਰ ਰਹੇ ਹਨ ਅਤੇ ਸਿੱਧ ਲੋਕ ਸ਼ੋਭਾ ਪਾ ਰਹੇ ਹਨ। ਪ੍ਰਬੀਨ (“ਬੀਨ”) (ਅਪੱਛਰਾਵਾਂ) 
ਗੀਤ _ਗਾ ਰਹੀਆਂ _ਹਨ _ਅਤੇ _ਬੀਣਾ ਵਜਾ _ਰਹੀਆਂ _ਹਨ (ਜਿਨ੍ਹਾਂ ਨੂੰ ਵੇਖ ਕੇ) ਦੇਵ ਰੀਝ 
ਰਹੇ _ਹਨ _ ਅਤੇ _ਮੁਨੀਆਂ _ਦੇ _ਮਨ ਡੋਲ ਰਹੇ _ਹਨ।੫੧੬। 

ਵੱਡੇ ਵੌਡੇ ਹਾਥੀ _ਚਿੰਘਾੜਦੇ ਹਨ, _ਅਸੰਖਾਂ ਘੋੜੇ _(ਹਿਣਕ ਰਹੇ _ਹਨ)। ਚੰਗੀ _ਡੀਲ 
ਡੌਲ _ਵਾਲੇ ਛਤ੍ਰੀ _ਲਲਕਾਰਦੇ _ਹਨ _ਅਤੇ _ਮਾਰੂ _ਵਜਦਾ _ਹੈ। (ਇਤਨਾ) ਨਾਦ ਹੋ. ਰਿਹਾ 

ਜਿਸ ਨਾਲ) ਸਾਰੀਆਂ ਦਿਸ਼ਾਵਾਂ ਭਰੀਆਂ ਗਈਆਂ _ਹਨ। ਵੱਡੇ ਵੱਡੇ ਰਾਜੇ _ਅਤੇ ਭੂਮੀਏ 


੯" ਸੀ _ਦਸਮ-ਗ੍ਰੰਥ _ਸਾਹਿਬ 


ਖੁਲੰਤ _ਖੇਤਿ ਖੂਨੀ _ਖਤੰਗ। _ਛੁਟੰਤ ਬਾਣ ਜੁਟੇ ਨਿਸੰਗ। 
ਭਿਦੇਤ _ਮਰਮ _ਜੁਝਤ _ਸੁਬਾਹ। ਘੁਮੰਤ _ਗੈਣਿ _ਅਡ੍ਰੀ ਉਛਾਹ। _੫੧੮। 


ਸਰਖੰਤ ਸੇਲ _ਬਰਖੰਤ _ਬਾਣ। _ਹਰਖੰਤ ਹੂਰ _ਪਰਖੰਤ _ਜੁਆਣ। 
ਬਾਜੰਤ ਢੋਲ _ਡਉਰੂ _ਕਰਾਲ। _ਨਾਚੰਤ ਭੂਤ _ਭੈਰੋ _ਕਪਾਲਿ। _੫੧੯। 


ਹਰੜੰਤ ਹਥ _ਖਰੜੰਤ _ਖੋਲ। ਟਿਰੜੰਤ ਟੀਕ _ਝਿਰੜੰਤ _ਝੋਲ। 
ਦਰੜੰਤ _ਦੀਹ _ਦਾਨੋ ਦੁਰੰਤ। _ਹਰੜੰਤ ਹਾਸ ਹਸਤ ਮਹੰਤ। _੫੨0। 


ਓਤਭੁਜ਼ ਛੰਦ 
ਹਹਾਸੈ _ਕਪਾਲੋ। ਸੁ _ਬਾਸੈ _ਛਤਾਲੈ। 
ਪ੍ਰਭਾਸੈ ਜ੍ਰਾਲੈ। _ਅਨਾਸੈ _ਕਰਾਲੰ। _੫੨੧। 
ਮਹਾ ਰੂਪ ਧਾਰੇ। ਦੁਰੈ ਦੁਖ ਤਾਰੇ। 
ਸਰੈਨੀ ਉਧਾਰੇ। _ਅਘੀ ਪਾਪ ਵਾਰੇ। ੫੨੨। 
ਦਿਪੈ ਜੋਤਿ ਜ੍ਹਾਲਾ। ਕਿਧੋ _ਜ੍ਰਾਲ _ਮਾਲਾ। 
ਮਨੋ _ਜ੍ਰਾਲ _ਬਾਲਾ। _ਸਰੂਪੰ _ਕਰਾਲਾ। _੫੨੩॥। 
ਧਰੇ _ਖਗ _ਪਾਣੈ। ਤਿਹੂੰ ਲੋਗ ਮਾਣੈ। 
ਦਯੋ _ਦੀਹ _ਦਾਨੰ। ਭਰੇ ਸਉਜ _ਮਾਨੰ। ੫੨੪੧ 
%ਜੰਨ” ਛੰਦ 
ਅਜੀਤੇ ਜੀਤ ਜੀਤ ਕੈ। _ਅਭੀਰੀ ਭਾਜੇ ਭੀਰ ਹ੍ਹੈ। 
ਸਿਧਾਰੇ ਚੀਨ ਰਾਜ ਧੈ। ਸਥੋਈ ਸਰਬ ਸਾਥ ਕੈ। ੫੨੫॥। 


ਤਮੰਕੇ ਰਾਜਧਾਰੀ ਕੈ। _ਰਜੀਲੇ ਰੋਹਵਾਰੀ ਕੈ। 
ਕਾਟੀਲੇ ਕਾਮ ਰੂਪਾ ਕੈ। _ਕੈਬੋਜੇ ਕਕਾਸਕਾਰੀ ਕੈ। _੫੨੬। 


ਢਮੰਕੇ ਢੋਲ ਢਾਲੋ ਕੈ। ਡਮੰਕੇ ਡੰਕ ਵਾਰੋ _ਕੈ। 
ਘਮੌਕੇ ਨੇਜ ਬਾਜਾ ਦੇ। ਤਮੰਕੇ ਤੀਰ ਤਾਜਾ ਦੇ। ੫੨੭। 


ਪਾਧਰਾਂ ਛੱਟ 
ਜੀਤੇ ਅਜੀਤ ਮੰਡੇ ਅਮੰਡ। ਤੋਰੇ ਅਤੋਰ ਖੰਡੇ ਅਖੰਡ। 
ਭੈਨੇ _ਅਭੇਨ ਭਜੇ _ਅਭਜਿ। _ਖਾਨੇ _ਖਵਾਸ _ਮਾਵਾਸ _ਤਜਿ। _੫੨੮। 


੧. 'ਅਜਿਨਾ” 


ਚੌਬੀਸ ਅਵਤਾਰ ਦ€ 


ਲਹੂ _ਪੀਣੇ ਤੀਰ _('ਖਤੰਗ”) ਯੁੱਧ-ਭੂਮੀ ਵਿਚ ਖੁਲ੍ਹ ਰਹੇ ਹਨ _(ਅਰਥਾਤ--ਚਲ _ਰਹੇ 
ਹਨ)। ਬਾਣ ਛੁਟ ਰਹੇ ਹਨ ਅਤੇ (ਯੋਧੇ) ਨਿਸੰਗ ਹੋ ਕੇ (ਯੁਂਧ-ਕਰਮ ਵਿਚ) ਜੁਟੇ ਹੋਏ ਹਨ। 
ਚੰਗਿਆਂ ਸੂਰਮਿਆਂ ਦੇ ਨਾਜ਼ਕ ਅੰਗਾਂ ਨੂੰ ਵਿੰਨ੍ਹ ਦਿੰਦੇ ਹਨ ਅਤੇ _(ਉਹ) _ਜੂਝ _ਜਾਂਦੇ _ਹਨ। 
ਉਤਸਾਹ _ਨਾਲ _ਭਰੀਆਂ _ਅਪੱਛਰਾਵਾਂ ਆਕਾਸ਼ ਵਿਚ ਘੁੰਮ ਰਹੀਆਂ _ਹਨ। _੫੧੮। 

(ਯੋਧੇ) _ਬਰਛਿਆਂ ਨੂੰ (ਅਗੇ ਵਲ) _ਸਰਕਾ ਰਹੇ ਹਨ, _ਬਾਣਾਂ ਦੀ ਬਰਖਾ ਕਰ ਰਹੇ 
ਹਨ। ਹੂਰਾਂ ਖੁਸ਼ ਹੋ _ਰਹੀਆਂ ਹਨ, _ਜੁਆਨਾਂ ਨੂੰ ਪਰਖ _ਰਹੀਆਂ _ਹਨ। ਭਿਆਨਕ ਡੌਰੂ _ਅਤੇ 
ਢੋਲ _ਵਜ ਰਹੇ _ਹਨ। ਭੂਤ, _ਭੈਰੋਂ _ਅਤੇ _ਕਪਾਲੀ _(ਦੇਵੀ) _ਨਚ _ਰਹੀ _ਹੈ।੫੧੯। 
ਹਿਲ ਰਹੇ ਹਨ, ਟੋਪ (ਅਥਵਾ ਖੋਲ) ਖੜਕ _ਰਹੇ _ਹਨ। (ਹਾਥੀਆਂ, ਘੋੜਿਆਂ 
ਉਤੇ ਬੰਨ੍ਹੇ ਲੋਹੇ ਦੇ) ਟਿੱਕੇ ਟੁੱਟ ਰਹੇ ਹਨ ਅਤੇ _ਫੁਲਾਦੀ ਝੁਲਾਂ ਫਟ ਰਹੀਆਂ _ਹਨ। 
ਅਨੰਤ _ਵਡਾਕਾਰੇ ਦੈਂਤ _ਦਰੜੇ _ਜਾ ਰਹੇ _ਹਨ। ਮਹੰਤ ਲੋਕ ਹੜ _ਹੜ ਕਰ ਕੇ ਹਸ ਰਹੇ 
ਹਨ।੫੨0। 
ਓੰਤਭਸ਼ ਛੰਦ 

ਕਪਾਲ _ਹਸ ਰਿਹਾ ਹੈ ਜੋ ਯੁੱਧ-ਭੂਮੀ _('ਛਤਾਲ”) ਵਿਚ ਨਿਵਾਸ ਕਰਦਾ ਹੈ। ਸੁੰਦਰ 
ਫਬ ਵਾਲੀ ਜਵਾਲਾ ਵਾਂਗ _ਅਤੇ ਕਲਿਆਣਕਾਰੀ _('ਅਨਾਸ”) ਭਿਆਨਕ ਰੂਪ _ਵਾਲਾ 
ਹੈ।੫੨੧। ਬਹੁਤ ਸੁੰਦਰ ਰੂਪ ਧਾਰਿਆ ਹੋਇਆ ਹੈ। ਭੈੜੇ ਦੁਖਾਂ ਤੋਂ ਬਚਾ ਲਿਆ ਹੈ। ਸ਼ਰਨ 
ਵਿਚ ਆਇਆਂ ਨੂੰ _ਉੱਧਾਰ ਦਿੱਤਾ ਹੈ, (ਭਾਵੇਂ _ਉਹ) ਪਾਪ _ਕਰਨ _ਵਾਲੇ _ਹੀ _ਸਨ।੫੨੨। 

ਅਗ _ਦੀ _ਲਾਟ ਵਾਂਗ _ਸ਼ੋਭ ਰਿਹਾ _ਹੈ। ਜਾਂ ਜਵਾਲਾ _ਦੀ ਹੀ ਮਾਲਾ _ਹੈ। _ਮਾਨੋ 
“ਜਵਾਲਾ” _(ਪੁਕਾਸ਼) _ਕਰਨ _ ਵਾਲਾ _ਹੈ। _ (ਜਾਂ) ਭਿਆਨਕ _ (ਪਰ) _ ਸੁੰਦਰ ਰੂਪ _ਵਾਲਾ 
ਹੈ।੫੨੩। ਹੱਥ _ਵਿਚ ਤਲਵਾਰ ਧਾਰਨ ਕੀਤੀ ਹੋਈ ਹੈ। ਤਿੰਨਾਂ ਲੋਕਾਂ ਦਾ ਮਾਣ ਹੈ। ਬਹੁਤ 
ਅਧਿਕ _ਦਾਨ _ਦੇਣ ਵਾਲਾ ਹੈ। _ਮਾਣ ਦੀ _ਸਾਮਗ੍ਰੀ (ਅਥਵਾ _ਮੌਜ) _ਨਾਲ ਭਰਿਆ ਹੋਇਆ 
ਹੰ।੫੨੪। 

%ਜੀੰਨ ਛੱਟ 

ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ _ਕੇ, _ਨਿਡਰ _('ਅਭੀਰੀ”) ਵੀ _ਕਾਇਰ 
(ਭੀਰ”) ਹੋ ਕੇ ਭਜ ਗਏ ਹਨ। ਸਾਰਿਆਂ ਸਾਥੀਆਂ ਦੇ ਸਾਥੀ ਬਣ ਕੇ ਚੀਨ ਦੇ ਰਾਜ 
ਉਤੇ ਚੜ੍ਹਾਈ _ਕਰ _ ਦਿੱਤੀ _ਹੈ।੫੨੫। 

ਰਾਜਿਆਂ ਦੇ ਰਾਜੇ _(ਕਲਕੀ) _ਕ੍ਰੋਧਵਾਨ _ਹਨ _ਅਤੇ ਕਠੋਰ _('ਰਜੀਲੇ”) ਗੁੱਸੇ _ਵਾਲੇ 
ਹਨ। ਜਾਂ _ਕਾਮਰੂਪ ਦੇ _ਕਟਵੇਂ ਹੁਸਨ _ਵਾਲੇ _ਹਨ, _ਜਾਂ__ਕਾਸਕਾਰੀ ਦੇ _ਕੈਬੋਜ _ਹਨ।੫੨੬। 

ਢਾਲਾਂ ਦੇ ਹੀ _ਢੋਲਾਂ ਤੋਂ ਡੰਮ ਡੰਮ ਦੀ ਆਵਾਜ਼ ਆ ਰਹੀ ਹੈ, ਜਾਂ ਢਾਲਾਂ ਉਤੇ 
(ਹਥਿਆਰਾਂ ਦੇ) ਡਗੇ ਵਜ ਰਹੇ ਹਨ। ਜਾਂ ਨੇਜ਼ੇਬਾਜ਼ਾਂ ਦੀ ਘੁੰਮਕਾਰ ਧੈ ਰਹੀ _ਹੈ। ਜਾਂ _ਤੀਰ- 
ਅੰਦਾਜ਼ਾਂ _ਦੇ _ਤੀਰ _ਵਜ ਰਹੇ _ਹਨ।੫੨੭। 


ਪਾਧਗਾ ਛੰਦ 

ਨ ਜਿਤੇ ਜਾ ਸਕਣ ਵਾਲੇ ਜਿਤ ਲਏ ਹਨ, ਨ ਮੰਡੇ ਜਾਣ ਵਾਲੇ ਮੰਡ ਦਿੱਤੇ ਹਨ। 
ਨ ਟੁਟਣ ਵਾਲੇ ਤੋੜ ਦਿੱਤੇ ਹਨ, _ਨ ਖੰਡੇ ਜਾ _ਸਕਣ _ਵਾਲੇ _ਖੰਡ ਦਿੱਤੇ ਹਨ। _ਨ ਭੰਨੇ 
ਜਾ ਸਕਣ ਵਾਲੇ _ਭੰਨ ਦਿੱਤੇ ਹਨ, ਨ __ਭਜਣ ਵਾਲਿਆਂ ਨੂੰ ਭਜਾ ਦਿੱਤਾ ਹੈ। ਆਕੀ ਲੋਕ 
ਸ਼ਾਹੀ ਘਰਾਂ ਨੂੰ ਛਡ ਕੇ ਭਜ ਗਏ ਹਨ।੫੨੮। 


੧00 ਸ੍ਰੀ _ਦਸਮ-ਗ੍ਰੰਥ _ਸਾਹਿਬ 


ਇਹ ਭਾਤਿ ਜੀਤ ਤੀਨ _ਦਿਸਾਣ। _ਬਜਿਓ _ਸੁਕੋਪ ਉਤਰ _ਨਿਸਾਣ। 
ਚਲੇ ਸੁ ਚੀਨ ਮਾਚੀਨ ਦੇਸਿ। ਸਾਮੰਤ ਸੁਧ _ਰਾਵਲੀ ਭੇਖ। ੫੩0। 
ਬਜੇ 


ਬਜੈਤ੍ਰ _ਗਜੇ _ਸੁਬਾਹ। _ਸਾਵੈਤ ਦੇਖਿ ਅਡ੍ਰੀ _ਉਛਾਹ। 
ਰੀਝੰਤ ਦੇਵ ਅਦੇਵ ਸਰਬ। _ਗਾਵੇਤ ਗੀਤ ਤਜ ਦੀਨ ਗਰਬ। _੫੩੧। 


ਸਜਿਓ ਸੁ ਸੈਣ ਸੁਣਿ ਚੀਨ ਰਾਜ। _ਬਜੇ ਬਜੰਤ੍ਰ ਸਰਬੰ ਸਮਾਜ 
ਚਲੇ _ਅਚਲ ਸਾਵੰਤ ਜੁਧ। _ਬਰਖੰਤ ਬਾਣ ਭਰ ਲੋਹ ਕੁਧ। _੫੩੨। 


ਖੁਲੇ _ਖਤੰਗ ਖੂਨੀ _ਖਤ੍ਰਿਹਾਣ। _ਉਝਰੇ ਜੁਧ ਜੋਧਾ _ਮਹਾਣ। 
ਧੁਕੰਤ ਢੋਲ ਘੁੰਮੰਤ _ਘਾਇ। ਚਿਕੰਤ ਚਾਵਡੀ ਮਾਸੁ _ਚਾਇ। ੫੩੩। 


ਹਸੰਤ _ਹਾਸ _ਕਾਲੀ _ਕਰਾਲ। _ਭਭਕੰਤ ਭੂਤ _ਭੈਰੋ ਬਿਸਾਲ। 
ਲਾਗੰਤ ਬਾਣ _ਭਾਖੰਤ ਮਾਸ। _ਭਾਜੰਤ _ਭੀਰ ਹੁਇ ਹੁਇ ਉਦਾਸ। _੫੩੪। 


ਰਸ਼ਾਫਲ ਛੱਟਾ 
ਚੜਿਓ ਚੀਨ ਰਾਜੈ। ਸਜੇ ਸਰਬ ਸਾਜੰ 
ਖੁਲੇ ਖੇਤਿ ਖੂਨੀ। ਚੜੇ ਚੌਪ ਦੂਨੀ। ੫੩੫। 
ਜੁਟੇ ਜੋਧ ਜੋਧੈ। ਤਜੈ ਬਾਣ ਕ੍ਰੋਧ 
ਤੁਟੈ ਅੰਗ ਭੰਗੈ। ਭੂਮੇ ਰੰਗ ਜੈਗੈ। ੫੩੬। 
'ਨਚੇ ਈਸ ਭੀਸੈ। ਪੁਐ ਮਾਲ ਸੀਸੈ।” 
ਕਰੈ ਚਿਤ ਚਾਰੋ। ਤਜੈ ਬਾਣ ਧਾਰੈ। ੫੩੭। 
ਮੰਡੇ ਜੋਧ ਜੋਧੈ। ਤਜੇ ਬਾਣ ਕ੍ਰੋਧੈ 
ਨਦੀ ਸ੍ਰੋਣ ਪੂਰੋ। ਫਿਰੀ ਗੈਣ ਹੂਰੇ। ੫੩੮ 
ਹਸੈ ਮੁੰਡ _ਮਾਲਾ। _ਤਜੈ ਜੋਗ ਜ੍ਹਾਲਾ। 
ਤਜੈ ਬਾਣ ਜ੍ਹਾਣੈ। ਗੂਸੈ ਦੁਸਟ ਪ੍ਰਾਣੈ। ੫੩੯ 
ਗਿਰੇ ਘੁੰਮਿ ਭੂਮੀ। ਉਠੀ ਧੂਰ ਧੂਮੀ। 
ਸੁਭੇ ਰੇਤ ਖੇਤੋ। ਨਚੇ ਭੂਤ ਪ੍ਰੇਤੈ। ੫੪0) 


੧. 'ਨਚੇ ਈਸ ਸੀਸੰ। ਮਿਲ ਸੈਣ ਈਸੈ” 


ਚੌਬੀਸ ਅਵਤਾਰ ੧0੧ 


ਸੂਰਮੇ ਸਹਿਮ _('ਸੰਕੜੇ`) ਗਏ ਹਨ, _ਕਾਇਰ _ਡਰ _ਨਾਲ ਭਰ ਗਏ _ਹਨ। ਯੋਧਿਆਂ 
ਵੇਖ ਕੇ ਹੂਰਾਂ ਰੀਝ _ਰਹੀਆਂ _ਹਨ। _(ਸੂਰਮਿਆਂ ਦੇ) ਸਿਰ ਉਤੇ ਕੇਸਰ, ਕਸਤੂਰੀ, ਗੁਲਾਬ 
ਕਪੂਰ ਨੂੰ _ਘੋਲ _ਕੇ _ਕਟੋਰੀ _ਉਲਟ _ ਦਿੰਦੀਆਂ _ਹਨ।੫੨੯। 
ਇਸ ਤਰ੍ਹਾਂ `ਤਿੰਨੇ ਦਿਸ਼ਾਵਾਂ ਜਿਤ ਕੇ, (ਫਿਰ) ਉੱਤਰ ਦਿਸ਼ਾ ਵਲ ਕ੍ਰੋਧਿਤ ਹੋਕੇ 
ਧੌਂਸਾ ਵਜਾਇਆ ਹੈ। ਚੀਨ _ਅਤੇ _ਮਚੀਨ ਦੇਸਾਂ ਵਲ ਚੜ੍ਹਾਈ ਕਰ ਦਿੱਤੀ ਹੈ (ਜਿਥੇ) ਸ਼ੁੱਧ 
ਜੋਗੀਆਂ _ਦੇ _ ਭੇਸ _ਵਾਲੇ _ਸਾਮੌਤ _ਰਾਜ _ ਕਰਦੇ _ਸਨ।੫੩0। 


ਵਾਜੇ _ਵਜਦੇ ਹਨ, _ ਬਹਾਦਰ _ਸੂਰਮੇ _ਗਜਦੇ _ਹਨ। _ ਸੂਰਬੀਰਾਂ _(“ 


ਹੈ। _ਸਾਰੇ (ਸੈਨਿਕ) ਸਮਾਜ ਨੇ ਯੁੱਧ ਦੇ ਵਾਜੇ ਵਜਾ ਦਿੱਤੇ 
ਯੁੱਧ _ਲਈ ਚਲ _ਪਏ _ਹਨ। ਕ੍ਰੋਧ ਨਾਲ ਲੋਹੇ _ਲਾਖੇ ਹੋ ਕੇ _ਬਾਣਾਂ ਦੀ _ਬਰਖਾ _ਕਰਦੇ 
ਹਨ।੫੩੨। 

ਛਤ੍ਹੀਆਂ ਦਾ ਵਿਨਾਸ਼ ਕਰਨ ਲਈ ਖ਼ੂਨੀ _ਬਾਣ _ਛੁਟੇ _ਹਨ। _ਯੁੱਧ-ਭੂਮੀ _ਵਿਚ ਮਹਾਨ 
ਯੋਧੇ ਝੜ _ਗਏ ਹਨ _(ਅਰਥਾਤ[ਮਾਰੇ ਗਏ _ਹਨ)। _ਢੋਲਾਂ _ਦੀ _ਗੈਭੀਰ ਧੁਨ ਹੋ __ਰਹੀ ਹੈ। 
ਘਾਇਲ ਘੁੰਮ ਰਹੇ _ਹਨ। ਮਾਸ ਦੇ ਚਾਉ ਨਾਲ ਚੁੜੇਲਾਂ ਚੀਕਾਂ _ਮਾਰ _ਰਹੀਆਂ _ਹਨ।੫੩੩। 

ਭਿਆਨਕ _ਕਾਲੀ ਹਾਸੇ _ਹਸ _ਰਹੀ ਹੈ। ਭੂਤ ਅਤੇ _ਭੈਰੋ _ਭਭਕਾਂ _ਮਾਰ _ਰਹੇ _ਹਨ 
ਬਾਣ _ਲਗ ਰਹੇ _ਹਨ ਅਤੇ (ਯੋਧਿਆਂ ਦਾ) ਮਾਸ _ਭਖ _ਰਹੇ _ਹਨ। _ਕਾਇਰ ਲੋਕ ਉਦਾਸ 
ਹੋ ਹੋ ਕੇ ਭਜੇ ਜਾ ਰਹੇ ਹਨ।੫੩੪। 


ਗੀਤ 
ਚੀਨ ਦੇ ਰਾਜੇ ਨੇ (ਕਲਕੀ ਦੀ ਆਮਦ) ਸੁਣ ਕੇ ਸੈਨਾ ਨੂੰ ਤਿਆਰ ਕਰ ਲਿਆ 
ਹਨ 


ਰਸ਼ਾਵਲ ਛੰਦ 


ਹਨ।੫੩੬। 

ਸ਼ਿਵ ਭਿਆਨਕ _ਨਾਚ _ਨਚ ਰਿਹਾ _ਹੈ। ਸਿਰਾਂ ਦੀ ਮਾਲਾ ਪਰੋ ਰਿਹਾ ਹੈ। (ਸੈਨਾ 
ਨਾਇਕ) ਵਿਚਿਤ੍ਰ ਕੌਤਕ ਵਿਖਾ ਰਹੇ _ਹਨ। _ਬਾਣਾਂ ਦੀ ਝੜੀ ਲਾ ਰਹੇ ਹਨ। ੫੩੭। ਯੋਧੇ 
ਯੁੱਧ-ਕਰਮ _ਵਿਚ ਮਗਨ _ਹਨ। ਕ੍ਰੋਧ _ਨਾਲ _ਬਾਣ _ਛਡਦੇ _ਹਨ। ਲਹੂ _ਦੀ ਨਦੀ ਭਰ ਗਈ 


ਹੈ। ਆਕਾਸ਼ _ਵਿਚ ਹੂਰਾਂ ਫਿਰ ਰਹੀਆਂ ਹਨ।੫੩੮। 
ਮੁੰਡਾਂ ਦੀ ਮਾਲਾ ਵਾਲਾ (ਸ਼ਿਵ ਰੁਦੁ) ਹਸ ਰਿਹਾ ਹੈ। (ਮੂੰਹ ਤੋਂ) ਯੋਗ-ਅਗਨੀ ਛਡ 
ਰਿਹਾ ਹੈ। ਸੂਰਮੇ _ਬਾਣ ਛਡ ਰਹੇ ਹਨ, ਜੋ ਦੁਸ਼ਟਾਂ ਦੇ ਪ੍ਰਾਣਾਂ ਨੂੰ ਗੂਸ _ਲੈੱਂਦੇ ਹਨ।੫੩੯ 


ਘੁੰਮੇਰੀ ਖਾ ਕੇ _ਧਰਤੀ _ਉਤੇ ਡਿਗਦੇ _ਹਨ। _ਧਰਤੀ _ਉਤੋਂ' ਧੂੜ _ਉਠਦੀ _ਹੈ। _ਰਣ-ਭੂਮੀ 


ਦੀ ਰੇਤ _ ਸ਼ੁਭ _ਰੰਗ _(ਭਾਵ ਲਹੂ _ਰੰਗੀ) _ਹੋ__ਗਈ _ਹੈ। _ਭੂਤ ਅਤੇ ਪ੍ਰੇਤ _ਨਚ _ਰਹੇ 
ਹਨ।੫80। 


੧0੨ 


ਸੀ _ਦਸਮ-ਗ੍ਰੰਥ _ਸਾਹਿਬ 


ਮਿਲਿਓ ਚੀਨ _ਰਾਜਾ। ਭਏ ਸਰਬ _ਕਾਜਾ। 
ਲਇਓ ਸੰਗ ਕੈ ਕੈ। ਚਲਿਓ ਅਗੂ ਹ੍ਹੈ _ਕੈ। ੫੪੧। 


ਛਪੀ ਛੰਦ 
ਲਏ ਸੰਗ ਨ੍ਰਿਪ ਸਰਬ _ਬਜੇ ਬਿਜਈ ਦੁੰਦਭਿ ਰਣ। 
ਸੁਭੇ ਸੂਰ ਸੰਗ੍ਰਾਮ ਨਿਰਖਿ ਰੀਝਈ ਅਪਛਰ _ਗਣ। 
ਛਕੇ ਦੇਵ ਆਦੇਵ ਜਕੇ _ਗੰਧਰਬ _ਜਛ _ਬਰ। 
ਚਕੇ ਭੂਤ ਅਰੁ ਪ੍ਰੇਤ ਸਰਬ _ਬਿਦਿਆਧਰ ਨਰ _ਬਰ। 
ਖੰਕੜੀਯ _ਕਾਲ ਕਰਾ ਪੂਭਾ ਬਹੁ ਪ੍ਰਕਾਰ ਉਸਤਤਿ _ਕਰੀਯ। 
ਖੰਡਨ ਅਖੰਡ _ਚੰਡੀ ਮਹਾ ਜਯ _ਜਯ _ਜਯ _ਸਬਦੋਚਰੀਯ। _੫੪੨। 


ਭਿੜਿਯ ਭੇੜ _ਲੜਖੜਿਯ _ਮੇਰੁ _ਝੜਪੜਿਯ _ਪਤ੍ਹ _ਬਣ। 

ਡੁਲਿਯ ਇੰਦੁ ਤੜਫੜ ਫਨਿੰਦ ਸੰਕੁੜਿਯ ਦੁਵਣ ਗਣ। 

ਚਕਿਯੋ _ਗਇੰਦ ਧਧਕਯ _ਚੰਦ _ਭੰਭਜਗ _ਦਿਵਾਕਰ। 

ਡੁਲਗ ਸੁਮੇਰੁ ਡਗਗ _ਕੁਮੇਰ ਸਭ _ਸੁਕਗ _ਸਾਇਰ। 

ਤਤਜਗ _ਧ੍ਯਾਨ ਤਬ _ਧੂਰਜਟੀ ਸਹਿ ਨ ਭਾਰ ਸਕਗ _ਥਿਰਾ। 
ਉਛਲਗ ਨੀਰ _ਪਛੂਲਗ ਪਵਨ ਸੁ _ਡਗ _ਡਗ _ਡਗ_ਕੰਪਗੁ _ਧਰਾ। ੫੪੩। 


ਚਲਗੁ _ਬਾਣੂ _ਰੁਕਿਗ _ਦਿਸਾਣ ਪਬ੍ਯ _ਪਿਸਾਨ _ਹੂਅ। 

ਡਿਗਗੁ_ਬਿੰਧ _ਉਛਲਗੁ ਸਿੰਧੁ _ਕੰਪਗੁ ਸੁਨਿ ਮੁਨਿ ਧੂਅ। 

ਬੂਹਮ ਬੇਦ ਤਜ _ਭਜਗੁ ਇੰਦੂ ਇੰਦ੍ਰਾਸਣਿ ਤਜਗੁ। 

ਜਦਿਨ ਕੂਰ ਕਲਕੀਵਤਾਰ ਕ੍ਰਧਤ ਰਣਿ ਗਜਗੁ। 

ਉਛਰੰਤ ਧੂਰਿ _ਬਾਜਨ _ਖੁਰੀਯ ਸਬ _ਅਕਾਸ _ਮਗੁ _ਛਾਇ _ਲੀਅ। 

ਜਣੂ _ਰਚੀਯ ਲੋਕ ਕਰਿ ਕੋਪ ਹਰਿ ਅਸਟਕਾਸ ਖਟੁ _ਧਰਣਿ _ਕੀਅ। ੫੪੪। 


ਚਕ੍ਰਿਤ ਚਾਰੁ ਚਕ੍ਰਵੇ ਚਕ੍ਰਿਤ ਸਿਰ ਸਹੈਸ ਸੇਸ ਫਣ। 
ਧਕਤ _ਮਛ _ਮਾਵਾਸ ਛੋਡਿ ਰਣ ਭਜਗ _ਦੁਵਣ _ਗਣ। 
ਭੂਮਤ _ਕਾਕ ਕੁੰਡਲੀਅ” ਗਿਧ _ਉਧਹੂੰ ਲੇ _ਉਡੀਯ। 

ਬਮਤ ਜ੍ਰਾਲ ਖੰਕਾਲਿ ਲੂਥ ਹਥੋਂ ਨਹੀ ਛੁਟੀਯ। 

ਟੁਟੰਤ ਟੋਪ ਫੁਟੰਤ ਜਿਰਹ _ਦਸਤਰਾਗ _ਪਖਰ _ਤੁਰੀਯ। 
ਭਜੰਤ _ਭੀਰ _ਰਿਝੰਤ ਮਨ ਨਿਰਖਿ ਸੂਰ ਹੂਰੇ ਫਿਰੀਯ। _੫੪੫। 


ਚੌਬੀਸ ਅਵਤਾਰ ੧0੩ 


ਦੇ) ਸਾਰੇ ਕਾਰਜ ਪੂਰੇ ਹੋ __ਗਏ _ਹਨ। ਉਨ੍ਹਾਂ ਨੂੰ _ਨਾਲ 
ਹੋ ਕੇ ਚਲ ਰਿਹਾ ਹੈ।੫੪੧। 
ਛਹੀ ਛੰਦ 

(ਕਲਕੀ ਨੇ) ਸਾਰੇ _ਰਾਜੇ ਨਾਲ ਲੈ ਕੇ ਰਣ-ਭੂਮੀ ਵਿਚ ਜਿਤ ਦੇ ਨਗਾਰੇ ਵਜਾਏ 
ਹਨ। _ ਯੁੱਧ _ਖੇਤਰ _ਵਿਚ ਸੂਰਮਿਆਂ ਨੂੰ ਝ 
ਹੋ ਰਹੇ _ਹਨ। ਦੇਵਤੇ ਆਨੰਦਿਤ ਹੋ ਰਹੇ ਹਨ ਅਤੇ ਦੈਂਤ, _ਗੰਧਰਬ ਅਤੇ _ਉਤਮ _ਯਕਸ਼ 
ਝਿਝਕ ਰਹੇ ਹਨ। ਸਾਰੇ ਭੂਤ, ਪ੍ਰੇਤ, ਵਿਦਿਆਧਰ ਅਤੇ ਸ੍ਰੇਸ਼ਠ ਮਨੁੱਖ ਹੈਰਾਨ ਹੋ_ ਰਹੇ _ਹਨ। 
ਵਿਨਾਸ਼ਕ _ਅਤੇ _ਕਠੋਰ ਪ੍ਰਭਾ ਵਾਲੇ _ਕਾਲ _(ਕਲਕੀ) _ਦੀ ਬਹੁਤ ਤਰ੍ਹਾਂ ਦੀ _ਉਸਤਤ _ਕੀਤੀ 
ਜਾ ਰਹੀ _ਹੈ। ਨ ਖੰਡੇ ਜਾਣ ਵਾਲਿਆਂ ਨੂੰ ਖੰਡਿਤ ਕਰਨ _ਵਾਲੀ _ਮਹਾਕਾਲੀ _ਜੈ-ਜੈ _ਦੇ 
ਸ਼ਬਦ _ ਉਚਾਰ _ਰਹੀ _ਹੈ।੫੪੨। 


<< ਲੇ 


ਪੱਤਰ ਝੜਨ ਲਗ _ਗਏ _ਹਨ। ਇੰਦਰ ਡੋਲ ਗਿਆ ਹੈ, ਸ਼ੇਸ਼ _ਨਾਗ ਵਿਆਕੁਲ ਹੋ ਗਿਆ 
ਹੈ, _ਦੁਵਿਤ ਹੋਣ ਵਾਲੇ _ਗਣ _ਸੁੰਗੜ _ਗਏ _ਹਨ। _ਗਜੇਂਦੂ _ਹੈਰਾਨ ਹੋ__ਗਿਆ ਹੈ, _ਚੰਦੂਮਾ 
ਧੜਕਣ _ਲਗਿਆ ਹੈ ਅਤੇ ਸੂਰਜ _ਭਜਣ ਲਗਿਆ ਹੈ। ਸੁਮੇਰ _ਡੋਲਣ ਲਗਿਆ ਹੈ, ਕੁਬੇਰ 


ਥਿੜਕ _ਗਿਆ ਹੈ, ਸਾਰੇ _ਸਮੁੰਦਰ _ਸੁਕਣ ਲਗੇ ਹਨ, _ਸ਼ਿਵ _('ਧੂਰਜਟੀ”) ਦੀ ਉਸੇ ਵੇਲੇ 
('ਤਤਜਗ”) ਸਮਾਧੀ ਛੁਟ ਗਈ ਹੈ, ਧਰਤੀ ਭਾਰ ਨੂੰ ਨਹੀਂ ਸਹਿ ਸਕੀ _ਹੈ। (ਸਮੁੰਦਰ ਦਾ) 
ਪਾਣੀ _ਉਛਲਣ _ਲਗਿਆ ਹੈ, _ਹਵਾ ਪਿਛਲੇ ਪਾਸੇ ਨੂੰ ਚਲਣ _ਲਗੀ ਹੈ, _ਧਰਤੀ _ਡਗ _ਡਗ 
ਕਰ _ਕੇ ਡਗਮਗਾਉਂਦੀ ਹੋਈ _ਕੰਬ _ਰਹੀ _ਹੈ।੫੪੩। 

ਬਾਣਾਂ ਦੇ ਚਲਣ _ਨਾਲ ਦਿਸ਼ਾਵਾਂ ਰੁਕ _ਗਈਆਂ _ਹਨ _ ਅਤੇ _ਪਰਬਤ _ਪੀਠੇ ਜਾਣ 
ਲਗੇ _ਹਨ। _ਵਿੰਧਿਆਚਲ _ਡਿਗਣ _ਲਗਾ ਹੈ, _ਸਮੁੰਦਰ _ਉਛਲਣ ਲਗਾ _ਹੈ _ਅਤੇ ਧੁ੍‌]ਹ ਮੁਨੀ 
(ਧੂਹ ਤਾਰਾ) ਸੁਣ ਕੇ ਕੰਬਣ ਲਗਾ ਹੈ, _ਬੁਹਮਾ ਵੇਦ ਛਡ ਕੇ ਭਜ ਗਿਆ ਹੈ, ਇੰਦਰ 
ਇੰਦਰਾਸਣ ਛਡ ਗਿਆ ਹੈ, ਜਿਸ ਦਿਨ ਕਲਕੀ ਅਵਤਾਰ ਕ੍ਰੋਧਿਤ ਹੋ ਕੇ ਰਣ ਵਿਚ ਗਜਣ 
ਲਗਾ _ਹੈ। _ਘੋੜਿਆਂ ਦੇ ਖੁਰਾਂ _ਨਾਲ _ਉਠੀ _ਧੂੜ _ਨੇ _ਸਾਰਾ _ਆਕਾਸ਼ _ਮਾਰਗ _ਢਕ __ ਲਿਆ 
ਹੈ। (ਇੰਜ ਪੁਰਤੀਤ ਹੋ ਰਿਹਾ ਹੈ) ਮਾਨੋ ਭਗਵਾਨ ਨੇ ਕ੍ਰੋਧਿਤ ਹੋ ਕੇ ਅੱਠ ਆਕਾਸ਼ ਰਚ 


ਦਿੱਤੇ _ਹੋਣ ਅਤੇ _ਛੇ ਧਰਤੀਆਂ _ ਬਣਾ _ ਦਿੱਤੀਆਂ _ਹੋਣ। _੫੪੪। 
ਹੈ। _ਮੱਛਲੀਆਂ (ਦਾ _ਹਿਰਦਾ _ਵੀ) ਧੜਕਣ _ਲਗਾ __ਹੈ। _ਆਕੀ _ਰਣ-ਭੂਮੀ _ਛਡ 

ਗਏ ਹਨ ਅਤੇ (ਸ਼ਿਵ) ਗਣ _ਪਸੀਜ ਗਏ _ਹਨ। ਕਾਂ ਅਤੇ ਗਿੱਧਾਂ (ਯੁੱਧ _ਖੇਤਰ 
ਗੋਲਾਕਾਰ ਵਿਚ ਉਪਰ _ਉਡ _ਰਹੀਆਂ _ਹਨ। ਸ਼ਿਵ ਦੇ ਹੌਥੋਂ ਲੋਥ ਨਹੀਂ ਛੁਟ ਰਹੀ ਹੈ ਅਤੇ 
ਉਹ ਜਵਾਲਾ _ਉਗਲ _ਰਿਹਾ _ਹੈ। ਸਿਰਾਂ ਦੇ ਟੋਪ ਟੁਟਦੇ ਹਨ, ਕਵਚ, ਲੋਹੇ ਦੇ 
ਘੋੜਿਆਂ ਦੀਆਂ ਝੁਲਾਂ ਫਟ ਰਹੀਆਂ _ਹਨ। _ਕਾਇਰ _ਭਜ ਰਹੇ ਹਨ, ਸੂਰਮਿਆਂ ਨੂੰ 
ਅਪੱਂਛਰਾਵਾਂ _ਮਨ _ ਵਿਚ _ਪੁਸੰਨ ਹੋਈਆਂ _ ਫਿਰਦੀਆਂ _ ਹਨ।੫੪੫। 


੧0੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਆਠ _ਛੱਟਾ 
ਜਬ _ਕੋਪਾ ਕਲਕੀ _ਅਵਤਾਰਾ। _ਬਾਜਤ ਤੂਰ ਹੋਤ _ਝਨਕਾਰਾ। 
ਹਾ ਹਾ ਮਾਧੋ ਬਾਨ ਕਮਾਨ ਕ੍ਰਿਪਾਨ ਸੰਭਾਰੇ। ਪੈਠੇ _ਸੁਭਟ ਹਥ੍ਯਾਰ ਉਘਾਰੇ। ੫੪੬। 


ਲੀਨ _ਮਚੀਨ ਦੇਸ ਕਾ _ਰਾਜਾ। ਤਾ ਦਿਨ ਬਜੇ _ਜੁਝਾਊ ਬਾਜਾ। 
ਹਾ ਹਾ ਮਾਧੋ ਦੇਸ ਦੇਸ ਕੇ ਛਤ੍ਹ ਛਿਨਾਏ। ਦੇਸ ਬਿਦੇਸ ਤੁਰੰਗ ਫਿਰਾਏ। ੫੪੭। 


ਚੀਨ _ਮਚੀਨ _ਛੀਨ ਜਬ _ਲੀਨਾ। _ਉਤਰ ਦੇਸ _ਪਯਾਨਾ _ਕੀਨਾ। 


੮੦. 


ਹਾ ਹਾ ਮਾਧੋਂ ਕਹ ਲੌ _ਗਨੋਂ ਉਤਰੀ ਰਾਜਾ। ਸਭ ਸਿਰਿ ਡੰਕ ਜੀਤ ਕਾ _ਬਾਜਾ। ੫੪੮। 


ਇਹ ਬਿਧਿ ਜੀਤਿ ਜੀਤ ਕੈ ਰਾਜਾ। ਸਭ ਸਿਰਿ ਨਾਦ ਬਿਜੈ ਕਾ ਬਾਜਾ। 
ਹਾ ਹਾ ਮਾਧੋ ਜਹ ਤਹ ਛਾਡਿ ਦੇਸ ਭਜਿ ਚਲੇ। ਜਿਤ ਤਿਤ ਦੀਹ ਦਨੁਜ ਦਲ ਮਲੇ। ੫੪੯। 


ਕੀਨੇ ਜਗ ਅਨੇਕ ਪ੍ਰਕਾਰਾ। ਦੇਸਿ ਦੇਸ ਕੇ _ਜੀਤਿ ਨਿਿਪਾਰਾ। 
ਹਾ ਹਾ ਮਾਧੋ ਦੇਸ ਬਿਦੇਸ ਭੇਟ ਲੈ ਆਏ। ਸੰਤ ਉਬਾਰਿ ਅਸੰਤ ਖਪਾਏ। ੫੫0। 


ਜਹ ਤਹ ਚਲੀ ਧਰਮ ਕੀ ਬਾਤਾ। ਪਾਪਹਿ ਜਾਤ ਭਈ ਸੁਧਿ ਸਾਤਾ। 
ਹਾ ਹਾ ਮਾਧੋ ਕਲਿ ਅਵਤਾਰ ਜੀਤ ਘਰ ਆਏ। ਜਹ ਤਹ ਹੋਵਨ ਲਾਗ _ਬਧਾਏ। ੫੫੧। 


ਤਬ ਲੋ ਕਲਿਜੁਗਾਂਤ ਨੀਯਰਾਯੋ। ਜਹ ਤਹ ਭੇਦ ਸਬਨ ਸੁਨਿ ਪਾਯੋ। 
ਹਾ ਹਾ ਮਾਧੋ ਕਲਕੀ ਬਾਤ _ਤਬੈ _ਪਹਚਾਨੀ। _ਸਤਿਜੁਗ ਕੀ _ਆਗਮਤਾ _ਜਾਨੀ। _੫੫੨। 


%ਨਹਦ ਛੱਟ 
ਸਤਿਜੁਗ _ਆਯੋ। _ਸਭ _ਸੁਨਿ ਪਾਯੋ। 
ਮੁਨਿ ਮਨ ਭਾਯੋ। ਗੁਨ ਗਨ ਗਾਯੋ। ੫੫੩। 
ਸਬ ਜਗ _ਜਾਨੀ। ਅਕਥ _ਕਹਾਨੀ। 
ਮੁਨਿ _ਗਨਿ ਮਾਨੀ। _ਕਿਨਹੁ ਨ _ਜਾਨੀ। ੫੫੪। 


ਸਭ ਜਗ _ਦੇਖਾ। ਅਨ ਅਨ ਭੇਖਾ। 
ਸੁਛਥਿ _ਬਿਸੇਖਾ। ਸਹਿਤ _ਭਿਖੇਖਾ। ੫੫੫। 
ਮੁਨਿ ਮਨ ਮੋਹੇ। ਫੁਲ ਗੁਲ ਸੋਹੇ। 
ਸਮ ਛਬਿ ਕੋ ਹੈ। ਐਸੇ ਬਨਿਓ ਹੈ। ੫੫੬। 


ਚੌਬੀਸ ਅਵਤਾਰ ੧0੫ 


ਆਧੇਂ _ਛੱਟਾ 

ਜਦ _ਕਲਕੀ _ਅਵਤਾਰ _ਨੇ ਕ੍ਰੋਧ ਕੀਤਾ, _ਵਾਜੇ _ਵਜਣ ਲਗੇ 
ਝਨਕਾਰ ਹੋਣ _ਲਗੀ। ਹਾਂ _ ਮਾਧੋ! ਸੂਰਮੇ _ਬਾਣ, _ਕਮਾਨ, ਕ੍ਰਿਪਾਨ ਨੂੰ 
ਵਿਚ ਸ਼ਸਤ੍ਰ _ਚੁਕ _ਕੇ _(ਯੁੱਧ-ਭੂਮੀ _ਵਿਚ) _ਧਸ _ ਗਏ _ ਹਨ। ੫੪੬। 


ਚੀਨ _ਮਚੀਨ ਦੇਸ ਦੇ ਰਾਜੇ ਨੂੰ (ਪਕੜ) ਲਿਆ ਹੈ। ਉਸ ਦਿਨ 
ਲਗੇ __ਹਨ। ਹਾਂ ਮਾਧੋ! ਦੇਸਾਂ ਦੇਸਾਂ (ਦੇ ਰਾਜਿਆਂ ਦੇ ਸਿਰਾਂ ਤੋਂ) ਛਤੁ 
ਹਨ ਅਤੇ ਦੇਸਾਂ _ਵਿਦੇਸ਼ਾਂ _ਵਿਚ _(ਕਲਕੀ _ ਅਵਤਾਰ _ਨੇ _ ਆਪਣਾ) ਘੋੜਾ _ਫਿਰਾ _ਦਿੱਤਾ 
ਹੰ।੫੪੭। 


ਜਦ _ਚੀਨ _ਅਤੇ _ਮਚੀਨ ਨੂੰ ਖੋਹ _ਲਿਆ, _(ਤਦ) ਉੱਤਰ ਦਿਸ਼ਾ _ਵਲ ਚੜ੍ਹਾਈ 
ਕੀਤੀ। ਹਾਂ _ਮਾਧੋ! ਉੱਤਰ ਦਿਸ਼ਾ ਦੇ ਰਾਜਿਆਂ ਨੂੰ ਕਿਥੋਂ ਤਕ ਵਰਣਨ _ਕਰਾਂ। ਸਭ _ਦੇ ਸਿਰ 
ਉਤੇ _ਜਿਤ _ਦਾ _ਧੌਂਸਾ _ਵਜ _ਗਿਆ। ੫੪੮। 


ਇਸ ਤਰ੍ਹਾਂ ਰਾਜਿਆਂ ਨੂੰ ਜਿਤ ਜਿਤ ਕੇ ਸਾਰਿਆਂ ਦੇ ਸਿਰ ਉਤੇ ਜਿਤ ਦਾ ਨਾਦ 


ਵਜਾ ਦਿੱਤਾ ਹੈ। ਹਾਂ ਮਾਧੋ! ਜਿਥੇ ਕਿਥੇ (ਲੋਕੀਂ) ਦੇਸ ਛਡ ਕੇ ਭਜ ਚਲੇ ਹਨ। ਜਿਥੇ 
ਕਿਥੇ _ਵਡਾਕਾਰੀ ਦੈਂਤਾਂ ਨੂੰ _ ਦਲਮਲ ਸੁਟਿਆ _ਹੈ।੫੪੯। 


ਦੇਸ ਦੇਸ ਦੇ ਰਾਜਿਆਂ ਨੂੰ ਜਿਤ ਕੇ ਅਨੇਕ ਤਰ੍ਹਾਂ ਦੇ ਯੋਗ ਕੀਤੇ ਹਨ। ਹਾਂ ਮਾਧੋ! 
ਦੇਸ ਵਿਦੇਸ ਤੋਂ (ਲੋਕੀਂ) ਨਜ਼ਰਾਨੇ _ਲੈ _ਕੇ ਆਏ _ਹਨ। _(ਕਲਕੀ ਅਵਤਾਰ ਨੇ) ਸੰਤਾਂ ਨੂੰ 
ਉਬਾਰਿਆ _ਹੈ ਅਤੇ ਦੁਸ਼ਟਾਂ _('ਅਸੰਤ”) ਨੂੰ _ਖਪਾਇਆ _ਹੈ।੫੫0। 

ਜਿਥੇ ਕਿਥੇ ਧਰਮ ਦੀ ਗੌਲ ਚਲ ਪਈ ਹੈ। ਪਾਪਾਂ ਦੀਆਂ ਸਤੇ ਸੁੱਧਾਂ ਭੁਲ ਗਈਆਂ 
ਹਨ। ਹਾਂ ਮਾਧੋ! ਕਲਕੀ ਅਵਤਾਰ ਜਿਤ ਕੇ ਘਰ (ਆਪਣੇ ਦੇਸ਼) ਵਿਚ ਆਏ _ਹਨ। ਜਿਥੇ 


ਕਿਥੇ _ਵਧਾਈ ਦੇ ਵਾਜੇ _ ਵਜਣ _ ਲਗੇ _ਹਨ। ੫੫੧। 


ਤਦ ਤਕ _ਕਲਿਯੂਗ ਦਾ ਅੰਤ ਨੇੜੇ ਆ _ਗਿਆ। (ਇਹ) ਭੇਦ ਜਿਥੇ ਕਿਥੇ ਸਾਰਿਆਂ 
ਨੇ ਸੁਣ ਲਿਆ। ਹਾਂ ਮਾਧੋ! ਤਦ ਕਲਕੀ ਦੀ _ਗੌਲ (ਸਭ ਨੇ) ਪਛਾਣ ਲਈ ਅਤੇ _ਸਤਿਯੁਗ 
ਦੇ _ ਆਗਮਨ _ ਨੂੰ ਜਾਣ _ ਲਿਆ। ੫੫੨। 
੭#ਨਹਟ ਛੰਦ 

ਸਤਿਯੁਗ ਆ ਗਿਆ ਹੈ। ਸਭ ਨੇ ਸੁਣ ਲਿਆ ਹੈ। ਮੁਨੀਆਂ ਦੇ ਮਨ ਨੂੰ ਚੰਗਾ 
ਲਗਿਆ _ਹੈ। (ਉਨ੍ਹਾਂ ਨੇ _ਸਤਿਯੁਗ) _ਦੇ ਬਹੁਤ _ਗੁਣ _ਗਾਏ _ਹਨ। ੫੫੩। _ਸਾਰੇ _ਜਗਤ 
ਨੇ (ਇਹ ਗੱਲ) ਜਾਣ ਲਈ ਹੈ। _(ਸਤਿਯੂਗ ਦੀ) ਕਥਾ ਵਰਣਨ ਤੋਂ ਪਰੇ ਹੈ। ਮੁਨੀ ਲੋਕਾਂ 
ਨੇ ਇਹ ਗੱਲ ਮੰਨ ਲਈ ਹੈ। (ਹੋਰ ਕਿਸੇ ਨੇ) ਨਹੀਂ ਜਾਣੀ _ਹੈ।੫੫੪। 

ਸਾਰੇ ਜਗਤ ਨੇ _(ਕਲਕੀ ਅਵਤਾਰ ਨੂੰ) ਵੇਖਿਆ ਹੈ ਜਿਸ ਦੇ ਵੱਖਰੇ ਵੱਖਰੇ _ਭੇਖ 
ਹਨ। _ਉਸ ਦੀ ਛਬੀ ਵਿਸ਼ੇਸ਼ ਪੁਕਾਰ ਦੀ ਹੈ, _ਰਾਜ-ਤਿਲਕ ਯੁਕਤ _ਹੈ। _੫੫੫। _ਮੁਨੀਆਂ 
ਦੇ ਮਨ ਮੋਹੇ ਗਏ ਹਨ, _ਸਭ _ਪਾਸੇ ਫੂਲ ਸੁਸ਼ੋਭਿਤ _ਹਨ। _(ਉਸ ਦੀ) ਸੁੰਦਰਤਾ ਵਰਗਾ 
ਕੌਣ ਹੈ? ਉਹ ਇਸ ਤਰ੍ਹਾਂ ਦਾ _ਬਣਿਆ ਹੋਇਆ _ ਹੈ। ੫੫੬। 


੧0 ੬ 


ਸੀ _ਦਸਮ-ਗ੍ਰੰਥ _ਸਾਹਿਬ 


/ਤਲਕਾੰ” ਛੰਦ 


ਸਤਿਜੁਗ ਆਦਿ ਕਲਿਜੁਗ ਅੰਤਹ। ਜਹ ਤਹ ਆਨੰਦ ਸੰਤ _ਮਹੰਤਹ। 
ਜਹ _ਤਹ ਗਾਵਤ _ਬਜਾਵਤ _ਤਾਲੀ। _ਨਾਚਤ _ਸਿਵਜੀ ਹਸਤ _ਜ੍ਰਾਲੀ। _੫੫੭। 


ਬਾਜਤ _ਡਉਰੂ _ਰਾਜਤ ਤੰਤ੍ਰੀ। _ਰੀਝਤ _ਰਾਜੈ ਸੀਝਸ _ਅਤ੍ਰੀ। 
ਬਾਜਤ ਤੂਰੇ ਗਾਵਤ _ਗੀਤਾ। ਜਹ _ਤਹ _ਕਲਕੀ _ਜੁਧਨ _ਜੀਤਾ। ੫੫੮। 


ਆੱਹਨ ਛੰਦ 
ਅਰਿ ਮਾਰਿ ਕੈ ਰਿਪੁ ਟਾਰ ਕੈ ਨ੍ਰਿਪ ਮੰਡਲੀ ਸੰਗ ਕੈ ਲੀਓ। 
ਜੜ੍ਹ _ਤਤ੍ਰ ਜਿਤੇ ਤਿਤੇ ਅਤਿ ਦਾਨ ਮਾਨ ਸਬੈ _ਦੀਓ। 
ਸੁਰ ਰਾਜ ਜ੍ਯੋ_ਨ੍ਰਿਪ ਰਾਜ ਹੁਐ ਗਿਰ ਰਾਜ ਸੇ ਭਟ ਮਾਰ ਕੈ। 
ਸੁਖ ਪਾਇ ਹਰਖ _ਬਢਾਇਕੈ ਗੁਹਿ ਆਇਯੋ ਜਸੁ _ਸੰਗ ਲੈ। ੫੫੯। 


ਅਰਿ ਜੀਤ ਜੀਤ ਅਭੀਤ ਹ੍ਹੈ ਜਗਿ ਹੋਮ ਜਗ _ਘਨੇ ਕਕੇ। 
ਦੇਸਿ ਦੇਸਿ ਅਸੇਸ ਭਿਛਕ ਰੋਗ ਸੋਗ ਸਬੈ ਹਰੇ। 
ਕੁਰ ਰਾਜ ਜਿਉ ਦਿਜ ਰਾਜ ਕੇ ਬਹੁ ਭਾਤਿ ਦਾਰਿਦ ਮਾਰ ਕੈ। 


ਜਗੁ _ਜੀਤਿ ਸੰਭਰ ਕੋ _ਚਲਯੋ ਜਗਿ ਜਿਤ ਕਿਤ ਬਿਥਾਰ ਕੈ। ੫੬0। 


ਜਗ ਜੀਤਿ ਬੇਦ ਬਿਥਾਰ ਕੇ ਜਗ ਸੁ ਅਰਥ ਅਰਥ _ਚਿਤਾਰੀਐੰ। 
ਦੇਸਿ ਦੇਸਿ ਬਿਦੇਸ ਮੈ ਨਵ ਭੇਜਿ ਭੇਜਿ ਹਕਾਰੀਅੰ। 

ਧਰ _ਦਾੜ ਜਿਉ ਰਣ ਗਾੜ ਹੁਇ ਤਿਰਲੋਕ ਜੀਤ ਸਬੈ ਲੀਏ। 
ਬਹੁ _ਦਾਨ ਦੈ ਸਨਮਾਨ ਸੇਵਕ ਭੇਜ ਭੇਜ ਤਹਾ _ਦੀਏ। _੫੬੧। 


ਖਲ ਖੰਡਿ ਖੰਡਿ ਬਿਹੰਡ ਕੈ ਅਰਿ ਦੰਡ ਦੰਡ ਬਡੋ ਦੀਯੋ। 
ਅਰਬ _ਖਰਬ _ਅਦਰਬ _ਦਿਰਬ ਸੁ ਜੀਤ ਕੈ ਆਪਨੋ ਕੀਯੋ। 
ਰਣਜੀਤ ਜੀਤ ਅਜੀਤ ਜੋਧਨ ਛਤਰ ਅਤ _ਛਿਨਾਈਅੰ। 
ਸਰਦਾਰ _ਬਿੰਸਤਿ ਚਾਰ ਕਲਿ ਅਵਤਾਰ _ਛਤ੍ਰ _ਫਿਰਾਈਅੰ। ੫੬੨। 


#ਥਾਨ ਛੰਟ 
ਛਾਜੈ ਮਹਾ ਜੋਤਿ। ਭਾਨ ਮਨੋਦੋਤਿ। 
ਜਗਿ _ਸੰਕ ਤਜ _ਦੀਨ। ਮਿਲਿ _ਬੰਦਨਾ _ਕੀਨ। ੫੬੩। 


ਚੌਬੀਸ ਅਵਤਾਰ ੧0੭ 


/ਤਲੱਕਾ ਛੰਦ 

ਸਤਿਯੂਗ _ਦਾ ਆਗਮਨ _ਹੈ ਅਤੇ _ਕਲਿਯੂਗ ਦਾ ਅੰਤ ਹੈ। ਜਿਥੇ ਕਿਥੇ ਮਹੰਤ ਅਤੇ 
ਸੰਤ _ਆਨੰਦਿਤ _ਹਨ। ਜਿਥੇ _ਕਿਥੇ _ਗੀਤ ਗਾਏ ਜਾਂ ਰਹੇ ਹਨ ਅਤੇ _ਤਾਲੀਆਂ _ਵਜਾਈਆਂ 
ਜਾ _ਰਹੀਆਂ _ਹਨ। ਸ਼ਿਵ _ਨਚ _ਰਿਹਾ ਹੈ ਅਤੇ _ਦੁਰਗਾ _('ਜ੍ਹਾਲੀ`) ਹਸ _ਰਹੀ _ਹੈ। ੫੫੭। 

ਡੌਰੂ ਵਜ ਰਿਹਾ _ਹੈ। ਤੰਤ੍ਰੀ (ਵਾਲੇ ਸਾਜ਼) ਸ਼ੋਭਾ ਪਾ ਰਹੇ _ਹਨ। ਰਾਜੇ ਪ੍ਰਸੰਨ ਹਨ 
ਅਤੇ _ਹਥਿਆਰਾਂ ਵਾਲੇ (ਯੋਧੇ) ਸਫਲ ਮਨੋਰਥ _('ਸੀਝਸ”) ਹੋ __ਗਏ _ਹਨ। ਵਾਜੇ ਵਜ ਰਹੇ 
ਹਨ, _ਗੀਤ _ਗਾਏ _ਜਾ ਰਹੇ _ਹਨ। ਜਿਥੇ ਕਿਥੇ _ਕਲਕੀ ਅਵਤਾਰ _ਨੇ ਯੁੱਧ _ਜਿਤ _ਲਏ 
ਹਨ।੫੫੮। 
੭ੌੰਹਨ ਛੰਟਾ 

(ਕਲਕੀ ਅਵਤਾਰ _ਨੇ) ਵੈਰੀਆਂ ਨੂੰ ਮਾਰ _ਕੇ, ਦੁਸ਼ਮਨਾਂ ਨੂੰ _ਠਿਕਾਣੇ ਲਗਾ ਕੇ 
ਰਾਜਿਆਂ ਦੀ ਮੰਡਲੀ ਨੂੰ ਨਾਲ ਲੈ ਲਿਆ ਹੈ। ਜਿਥੇ ਕਿਥੇ (ਜੋ ਲੋਕ) ਜਿਤੇ ਹਨ, ਉਨ੍ਹਾਂ 


ਸਮਾਨ ਰਾਜਿਆਂ ਦੇ _ਰਜੇ ਹੋ ਗਏ ਹਨ। ਸੁਖ ਪ੍ਰਾਪਤ _ਕਰਕੇ, ਖੁਸ਼ੀ 


ਅਤੇ _ਯੌਂਗ _ਕੀਤੇ _ਹਨ। ਦੇਸ਼ ਦੇਸ਼ ਦੇ ਸਾਰੇ _ਮੰਗਣ ਵਾਲਿਆਂ ਦੇ _ਸਭ ਰੋਗ _ਅਤੇ ਸੋਗ 
ਦੂਰ _ਕਰ _ਦਿੱਤੇ _ਹਨ। _ਦੁਰਯੋਧਨ ਦੁਆਰਾ, _ਦੋਣਾਚਾਰਯ _('ਦਿਜ ਰਾਜ”) ਦੇ _ਦਰਿਦੂ ਨੂੰ 
ਕਟਣ ਵਾਂਗ ਬਹੁਤ ਤਰ੍ਹਾਂ ਦੇ _(ਦਰਿਦੁ ਦੂਰ ਕਰਕੇ), ਜਗਤ ਨੂੰ ਜਿਤ ਕੇ ਅਤੇ ਜਿਥੇ ਕਿਥੇ 
ਯਸ਼ ਨੂੰ ਪਸਾਰ _ਕੇ _ (ਕਲਕੀ _ ਅਵਤਾਰ _ ਆਪਣੇ _ ਨਗਰ) _ ਸੰਭਰ _ (ਸੰਭਲ) _ਨੂੰ ਚਲੇ 


ਜਗਤ _ਨੂੰ ਜਿਤ ਕੇ, _ਵੇਦਾਂ _(ਦੀ ਰੀਤ) _ਦਾ ਪ੍ਰਚਾਰ _ਕਰਕੇ _ਅਤੇ _ਜਗਤ _ਲਈ 
ਚੰਗਾ _ਆਚਾਰ _ਸੋਚ _ਕੇ ਦੇਸ ਦੇਸ ਅਤੇ _ਵਿਦੇਸ ਵਿਚ ਨਵੇਂ (ਦੂਤ) ਭੇਜ ਭੇਜ ਕੇ (ਵੇਦ 
ਪਾਠੀਆਂ ਨੂੰ) ਬੁਲਾ _ਲਿਆ _ਹੈ। _ਵਰਾਹ _ਅਵਤਾਰ _(“ਧਰ _ਧਾੜ”) ਵਾਂਗ _ਬਹੁਤ ਭਿਆਨਕ 
ਯੁੱਧ _ਕਰਕੇ ਸਾਰੇ _ਤਿੰਨਾਂ ਲੋਕਾਂ ਨੂੰ ਜਿਤ ਲਿਆ ਹੈ। (ਵੇਦ ਪਾਠੀਆਂ ਨੂੰ) ਬਹੁਤ ਦਾਨ ਦੇ 
ਕੇ ਅਤੇ ਸਨਮਾਨ ਪੂਰਵਕ _ਸੇਵਕਾਂ _ਨਾਲ (ਉਨ੍ਹਾਂ ਨੂੰ) ਉਥੇ _ਉਥੇ _ਭੇਜ _ਦਿੱਤਾ _ਹੈ। ੫੬੧। 


ਦੰਡ _ ਦਿੱਤੇ _ਹਨ। ਅਰਬਾਂ _ਖਰਬਾਂ _ਧਨ-ਹੀਣਾਂ ਨੂੰ `ਧਨ-ਪਦਾਰਥ ਦੇ ਕੇ ਅਤੇ ਜਿਤ ਕੇ 
ਆਪਣਾ _ਬਣਾ ਲਿਆ ਹੈ। ਨ ਜਿਤੇ ਜਾ ਸਕਣ ਵਾਲਿਆਂ ਯੋਧਿਆਂ ਨੂੰ ਰਣ ਵਿਚ ਜਿਤ 
ਜਿਤ ਕੇ ਉਨ੍ਹਾਂ _ਪਾਸੋਂ _ਅਸਤੁ-ਸ਼ਸਤੁ _ਅਤੇ ਛਤਰ _ਖੋਹ ਲਏ _ਹਨ। (ਫਿਰ) _ਚੌਬੀਸ ਅਵਤਾਰਾਂ 
ਦੇ _ਸਰਦਾਰ _ਕਲਕੀ _ ਅਵਾਤਰ _ਦਾ _ਛਤ੍ਰ _ਫਿਰਨ ਲਗਾ _ ਹੈ।੫੬੨। 
ਅਥਾਨ ਛੰਦ 

(ਕਲਕੀ ਅਵਤਾਰ ਦੀ) ਜੋਤਿ (ਹਰ ਪਾਸੇ) ਪਸਰ ਰਹੀ ਹੈ। (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਸੂਰਜ ਚੜ੍ਹਿਆ _ਹੋਵੇ। ਜਗਤ ਨੇ (ਹਰ ਪ੍ਰਕਾਰ ਦੀ) ਸ਼ੰਕਾ ਛਡ ਕੇ ਅਤੇ ਮਿਲ 
ਕੇ (ਉਸ ਦੀ) ਬੰਦਨਾ ਕੀਤੀ _ਹੈ।੫੬੩। 


੧0੮ 


ਸੀ _ਦਸਮ-ਗ੍ਰੰਥ _ਸਾਹਿਬ 


ਰਾਜੈ ਮਹਾ _ਰੂਪ। ਲਾਜੈ ਸਬੈ ਭੂਪ। 
ਜਗ ਆਨ ਮਾਨੀਸੁ। ਮਿਲਿ ਭੇਟ ਲੈ ਦੀਸੁ। ੫੬੪। 


ਅਨੂਪਾਛ। _ਕਾਛੇ ਮਨੋ _ਕਾਛ। 
ਸੁਰੀ ਦੇਖਿ। ਰਾਵਲੜੇ _ਭੇਖਿ। ੫੬੬। 
ਨੈਕੁ 


ਰੌਗੇ ਮਹਾ ਰੈਗ। ਲਾਜੈ _ਲਖਿ _ਅਨੰਗ। 
ਚਿਤਗੰ _ਚਿਰੈ ਸਤ੍। ਲਗੈ ਜਨੋ ਅਤੁ। ੫੬੮। 


ਸੋਭੇ ਮਹਾ ਸੋਭ। ਅਛੂੀਂ ਰਹੈ ਲੋਭਿ। 
ਆਂਜੇ ਇਸੇ ਨੈਨ। ਜਾਗੇ ਮਨੋ ਰੈਨ। ੫੬੯। 


ਰੂਪੰ ਭਰੇ ਰਾਗ। ਸੋਭੇ ਸੁ _ਸੁਹਾਗ। 

ਕਾਛੇ ਨਟ ਰਾਜ। ਨਾਚੈ ਮਨੋ _ਬਾਜ। _੫੭0। 

ਆਸਥੈ ਮਨੋ _ਬਾਨ। ਕੈਧੋ ਧਰੇ _ਸਾਨ। 

“ਜਾਨੇ ਲਗੇ _ਜਾਹਿ। ਯਾ _ਕੋ ਕਹੈ _ਕਾਹਿ”। ੫੭੧। 
ਡਸ਼ਦਾ /ਝਰਟ ਛੰਟਾ 


ਕਿ ਕਾਛੇ ਕਾਛ ਧਾਰੀ ਹੈਂ। ਕਿ ਰਾਜਾ ਅਧਿਕਾਰੀ ਹੈ'। 


੮ 


ਕਿ ਭਾਗ ਕੋ ਸੁਹਾਗ ਹੈਂ! ਕਿ ਰੈਗੋ ਅਨੁਰਾਗ ਹੈਂ। ੫੭੨। 

ਕਿ ਛੋਭੈ ਛਤ੍ਹ ਧਾਰੀ ਛੈ। ਕਿ ਛਤ੍ਰੀ ਅਤੂ ਵਾਰੀ ਛੈ। 

ਕਿ ਆੰਜੇ ਬਾਨ ਬਾਨੀ ਸੇ। ਕਿ ਕਾਛੀ ਕਾਛ ਕਾਰੀ ਹੈਂ। ੫੭੩। 
ਕਿ ਕਾਮੀ ਕਾਮ ਬਾਨ ਸੇ। ਕਿ ਫੂਲੇ ਫੂਲ ਮਾਲ ਸੇ। 

ਕਿ ਰੋਗੇ ਰੈਗ ਰਾਗ ਸੇ। ਕਿ ਸੁੰਦਰ ਸੁਹਾਗ ਸੇ। ੫੭੪। 

ਕਿ ਨਾਗਨੀ ਕੇ ਏਸ ਹੈਂ। ਕਿ ਮ੍ਰਿਗੀ ਕੇ ਨਰੇਸ ਛੈ। 

ਕਿ ਰਾਜਾ ਛਤ੍ਹ ਧਾਰੀ ਹੈਂ। ਕਿ ਕਾਲੀ ਕੇ ਭਿਖਾਰੀ ਛੈ। ੫੭੫। 


ਨੱਰਠਾ 


ਇਮ ਕਲਕੀ ਅਵਤਾਰਿ ਜੀਤੇ ਜੁਧ ਸਬੈ ਨ੍ਰਿਪਤਿ। 
ਕੀਨੋ ਰਾਜ ਸੁਧਾਰਿ ਬੀਸ ਸਹਸ ਦਸ ਲਛ _ਬਰਖ। _੫੭੬। 


੧. 'ਲਾਗੈ _ਛਿਨਕ _ਜਾਹਿੰ। 


ਮਤਿ ਕਰੈ ਭਾਹਿੰ।” 


ਚੌਬੀਸ ਅਵਤਾਰ ੧0੯ 


(ਉਸ ਦਾ) ਮਹਾਨ ਰੂਪ ਸੁਸ਼ੋਭਿਤ ਹੋ ਰਿਹਾ ਹੈ (ਜਿਸ ਨੂੰ ਵੇਖ ਕੇ) ਸਾਰੇ ਰਾਜੇ 


ਸ਼ਰਮਿੰਦੇ ਹੁੰਦੇ _ਹਨ। (ਸਾਰੇ) ਜਗਤ _ਨੇ _(ਉਸ ਨੂੰ) ਈਸ਼ਵਰ _ਜਾਣ ਲਿਆ ਹੈ (ਅਥਵਾ 
ਈਨ ਮੌਨ _ਲਈ ਹੈ) ਅਤੇ ਭੇਟਾ ਲਿਆ ਕੇ ਮਿਲ ਪਏ _ਹਨ।੫੬੪। 
ਨੂੰ ਵੇਖ ਕੇ) ਅਪੌਛਰਾਵਾਂ ਸ਼ਰਮਸਾਰ 

ਹੋ ਰਹੀਆਂ _ਹਨ। _ਬਹੁਤ ਪੁਸੰਨ ਅਤੇ ਮਿਠੇ _ਬੋਲਾਂ ਵਾਲੇ _ਹਨ। ਨੈਣ ਪ੍ਰੇਮ ਰਸ ਵਿਚ ਭਰੇ 
ਹੋਏ ਹਨ।੫੬੫। 

ਚੋਗੇ _ਅਨੂਪਮ _(ਢੰਗ _ਨਾਲ) _ ਸ਼ੋਭਾਇਮਾਨ _ਹਨ। _(ਇੰਜ ਪ੍ਰਤੀਤ ਹੁੰਦਾ ਹੈ) _ਮਾਨੋ 
ਚੰਗੀ ਤਰ੍ਹਾਂ ਨਾਲ _ਸ਼ਿੰਗਾਰਿਆ ਗਿਆ ਹੋਵੇ। (ਉਨ੍ਹਾਂ ਦੇ ਰੂਪ ਨੂੰ) ਵੇਖ ਕੇ ਦੇਵ ਇਸਤਰੀਆਂ 
ਰੀਝ _ ਰਹੀਆਂ _ਹਨ। _(ਉਨ੍ਹਾਂ ਦਾ) _ਰਾਵਲਾਂ _ ਵਰਗਾ _ ਭੇਖ _ਹੈ।੫੬੬। 

ਜਿਨ੍ਹਾਂ ਨੇ _(ਕਲਕੀ ਨੂੰ) ਥੋੜਾ ਜਿਹਾ ਵੀ ਵੇਖਿਆ ਹੈ, ਉਸ ਦੀਆਂ ਅੱਖਾਂ (ਇਨ੍ਹਾਂ 
ਵਲ) ਲਗ ਗਈਆਂ _ਹਨ। _ਦੇਵ ਇਸਤਰੀਆਂ ਪ੍ਰਸੰਨ ਹੋ __ਰਹੀਆਂ _ਹਨ ਅਤੇ ਪ੍ਰੇਮ ਪੂਰਵਕ 
(ਇਨ੍ਹਾਂ _ਵਲ) _ ਤਕਦੀਆਂ _ ਹਨ।੫੬੭। 

ਮਹਾ ਰੰਗ (ਪ੍ਰੇਮ ਰੰਗ) ਵਿਚ ਰੌਗੇ ਹੋਏ ਹਨ। (ਇਨ੍ਹਾਂ ਨੂੰ ਵੇਖ ਕੇ) ਕਾਮਦੇਵ ਵੀ 
ਸ਼ਰਮਿੰਦਾ ਹੋ_ ਰਿਹਾ _ਹੈ। ਵੈਰੀ (ਵੇਖ ਕੇ) ਚਿਤ ਵਿਚ _ਚਿੜ੍ਹਦਾ ਹੈ। (ਇੰਜ ਪ੍ਰਤੀਤ ਹੁੰਦਾ 


ਹਰ 


ਹੈ) ਮਾਨੋ ਉਸ ਨੂੰ ਤੀਰ _ਲਗ ਗਿਆ _ਹੋਵੇ।੫੬੮। 

ਮਹਾਨ _ ਸ਼ੋਭਾ _ਨਾਲ _ਸੋਭ _ਰਹੇ _ਹਨ; _ ਅਪੌਛਰਾਵਾਂ _ਲੋਭਾਇਮਾਨ _ਹੋ__ਰਹੀਆਂ _ਹਨ। 
ਨੈਣਾਂ ਵਿਚ _ਇਸ ਤਰ੍ਹਾਂ ਸੁਰਮਾ _ਲਗਿਆ _ਹੋਇਆ ਹੈ ਮਾਨੋ ਸਾਰੀ _ਰਾਤ ਜਾਗਦੇ _ਰਹੇ 
ਹੌਣ।੫੬੯। 

ਪ੍ਰੇਮ ਅਤੇ ਰੂਪ ਦੇ ਭਰੇ _ਹੋਏ ਹਨ, _ਉਹ _ਸੌਭਾਗਸ਼ਾਲੀ _ਸੋਭ _ਰਹੇ _ਹਨ। _ਨਟਰਾਜ 
ਵਾਂਗ ਸਜੇ _ਹੋਏ ਹਨ ਅਤੇ (ਚੰਚਲ _ਇਤਨੇ _ਹਨ) _ਮਾਨੋ ਘੋੜਾ _ਨਚ ਰਿਹਾ _ਹੋਵੇ।੫੭0। 

ਅੱਖਾਂ ਮਾਨੋ _ਬਾਣ ਹੋਣ ਜੋ _ਸਾਣ ਉਤੇ ਚੜ੍ਹਾ _ਕੇ _ਤਿਖੇ ਕੀਤੇ _ਗਏ _ਹੋਣ। _ਜਿਸ 
ਨੂੰ ਕੇ (ਇਹ _ਬਾਣ) ਲਗਦੇ _ਹਨ, _ਉਸ _ਦਾ (ਹਾਲ) ਕੌਣ ਕਹਿ ਸਕਦਾ _ਹੈ।੫੭੧। 


ਜਾਂ ਤਾਂ ਸੁਆਂਗੀ ਨੇ `ਸੁਆੰਗ _ਧਾਰਿਆ ਹੋਇਆ ਹੈ, ਜਾਂ ਅਧਿਕਾਰ ਵਾਲਾ ਰਾਜਾ 
ਜਾਂ _ਭਾਗ _ਦਾ _ਸੌਭਾਗ _(ਵਿਧਾਤਾ) ਹੈ; ਜਾਂ ਪ੍ਰੇਮ ਦਾ _ਰੈਗਿਆ ਹੋਇਆ ਹੈ। _੫੭੨। 
ਜਾਂ _ਛਤ੍ੁਧਾਰੀ ਵਰਗੇ _ਸ਼ੋਭਦੇ _ਹਨ, ਜਾਂ _ਅਸਤ੍ਰਾਂ ਵਾਲੇ ਛਤ੍ਰੀ _ਹਨ, ਜਾਂ __ਬਾਣਾਂ ਨਾਲ _ਸੌਜੇ 
ਹੋਏ ਹਨ, ਜਾਂ _ਚੰਗੀ ਤਰ੍ਹਾਂ _ਨਾਲ _ਸੈਵਰੇ _ਹੋਏ _ਹਨ।੫੭੩। 

ਜਾਂ _ਕਾਮਦੇਵ ਦੇ ਬਾਣ ਵਰਗੇ _ਕਾਮੀ ਹਨ, ਜਾਂ ਫੁਲਾਂ ਦੀ ਮਾਲਾ _ਦੇ (ਸ਼ਿਰੋਮਣੀ) 
ਫੁਲ ਹਨ, ਜਾਂ ਪ੍ਰੇਮ ਰੰਗ ਵਿਚ _ਰੈਗੇ ਹੋਏ ਹਨ, ਜਾਂ ਸੁੰਦਰਤਾ ਦੇ ਸੌਭਾਗ (ਵਿਧਾਤਾ) ਵਰਗੇ 
ਹਨ। _੫੭੪। ਜਾਂ ਕਾਲੀ ਨਾਗ _ਹਨ, ਜਾਂ _ਹਿਰਨੀਆਂ ਦੇ (ਸ਼ਿਰੋਮਣੀ) ਹਿਰਨ _ਹਨ; ਜਾਂ 
ਛਤੁਧਾਰੀ _ਰਾਜਾ _ਹਨ; ਜਾਂ ਕਾਲੀ _ਦੇ ਭਿਖਾਰੀ _(ਸੇਵਕ) _ ਹਨ।੫੭੫। 
ਨੱਰਠਾ 

ਇਸ ਤਰ੍ਹਾਂ ਕਲਕੀ ਅਵਤਾਰ _ਨੇ ਯੁੱਧ _ਕਰ _ਕੇ ਸਾਰੇ ਰਾਜੇ ਜਿਤ _ਲਏ। _(ਫਿਰ) 
ਦਸ ਲੱਖ _ਵੀਹ _ ਹਜ਼ਾਰ _ਵਰ੍ਹੇ ਰਾਜ _ (ਅਧਿਕਾਰ) _ਧਾਰਨ _ ਕੀਤਾ।੫੭੬। 


ਹੈ 


੧੧0 ਸ੍ਰੀ _ਦਸਮ-ਗ੍ੰਥ _ਸਾਹਿਬ 


ਰਾਫਣਲਾਦ ਛੱਦਾ 
ਗਹੀ ਸਮਸੇਰ। ਕੀਯੋ _ਜੰਗਿ ਜੇਰ। ਦਏ ਮਤਿ ਫੇਰ। ਨ ਲਾਗੀ _ਬੇਰ। ੫੭੭। 
ਦਯੋ ਨਿਜ ਮੌਤ੍ਰ। ਤਜੈ ਸਭ ਤੰਤ੍ਰ। ਲਿਖੈ ਨਿਜ ਜੰਤ੍ਰ। ਸੁ _ਬੈਠਿ ਇਕੰਤ੍ਰ। ੫੭੮। 


ਥਾਨ ਤਰੰਨਆ ਛੰਦ 
ਬਿਬਿਧ ਰੂਪ ਸੋਭੈ। ਅਨਿਕ ਲੋਗ ਲੋਭੈ। 
ਅਮਿਤ ਤੇਜ _ਤਾਹਿ। ਨਿਗਮ _ਗਨਤ ਜਾਹਿ। ੫੭੯। 
ਅਨਿਕ ਭੇਖ ਤਾ ਕੇ। ਬਿਬਿਧ ਰੂਪ ਵਾ ਕੇ। 
ਅਨੂਪ ਰੂਪ _ਰਾਜੈ। _ਬਿਲੋਕਿ ਪਾਪ ਭਾਜੈ। ੫੮0। 
ਬਿਸੇਖ ਪ੍ਰਬਲ ਜੇ ਹੁਤੇ। ਅਨੂਪ ਰੂਪ ਸੈਜੁਤੇ। 
ਅਮਿਤ _ਅਰਿ ਘਾਵਹੀਂ। ਜਗਤ ਜਸੁ _ਪਾਵਹੀਂ। ੫੮੧। 
ਅਖੰਡ _ਬਾਹੁ ਹੈ _ਬਲੀ। _ਸੁਭੰਤ ਜੋਤਿ ਨਿਰਮਲੀ। 
ਸੁ ਹੋਮ ਜਗ ਕੋ _ਕਰੈਂ। ਪਰਮ ਪਾਪ ਕੋ_ਹਰੈਂ। ੫੮੨। 
ਤਮਰ ਛੰਦ 
ਜਗ _ਜੀਤਿਓ ਜਬ _ਸਰਬ। _ਤਬ _ਬਾਢਿਓ ਅਤਿ ਗਰਬ। 
ਦੀਅ ਕਾਲ ਪੁਰਖ _ਬਿਸਾਰ। ਇਹ ਭਾਤਿ ਕੀਨ ਬਿਚਾਰ। ੫੮੩। 


ਬਿਨੁ ਮੋਹਿ ਦੂਸਰ ਨ ਔਰ। ਅਸਿ ਮਾਨ੍ਯੋ ਸਬ _ਠਉਰ। 
ਜਗੁ _ਜੀਤਿ ਕੀਨ _ਗੁਲਾਮ। ਆਪਨ _ਜਪਾਯੋ__ਨਾਮ। _੫੮੪। 


ਜਗਿ ਐਸ ਰੀਤਿ ਚਲਾਇ। ਸਿਰ ਅਤੁ ਪਤ _ਫਿਰਾਇ। 
ਸਬ ਲੋਗ ਆਪਨ ਮਾਨ। _ਤਰਿ ਆਂਖਿ ਅਉਰ ਨ _ਆਨਿ। ੫੮੫। 


ਨਹੀ ਕਾਲ ਪੁਰੁਖ _ਜਪੰਤ। ਨਹਿ _ਦੇਵਿ ਜਾਪੁ _ਭਠੌਤ। 
ਤਬ ਕਾਲ ਦੇਵ ਰਿਸਾਇ। ਇਕ ਅਉਰ ਪੁਰੁਖ ਬਨਾਇ। _੫੮੬। 


ਰਚਿਅਸੁ _ਮਹਿਦੀ ਮੀਰ। _ਰਿਸਵੰਤ _ਹਾਠ _ਹਮੀਰ। 
ਤਿਹ ਤਉਨ ਕੋ ਬਧੁ ਕੀਨ। ਪੁਨਿ ਆਪ ਮੋ ਕੀਅ ਲੀਨ। ੫੮੭। 


ਜਗ _ਜੀਤਿ ਆਪਨ _ਕੀਨ। _ਸਬ _ਅੰਤਿ _ਕਾਲ _ਅਧੀਨ। 
ਇਹ ਭਾਤਿ ਪੂਰਨ ਸੁ _ਧਾਰਿ। ਭਏ ਚੌਬਿਸੇ ਅਵਤਾਰ। ੫੮੮। 


/2ਤ ਨੰ ਲਾਚਤੂ ਨਾਟਕ ਗੁੰਲੇਂ _ਲਤਰ _/ਕਲਗੱਤ ਕਲਕੀ_ %#ਵਤਾਰ _ਕਰਨਨੰ_ ਜਘਤੰ/ 


ਚੌਬੀਸ ਅਵਤਾਰ ੧੧੧ 


ਰਾਫਣਬਾਟ ਛੱਦ 

(ਹੱਥ ਵਿਚ) ਤਲਵਾਰ ਧਾਰਨ ਕਰ ਲਈ ਹੈ। ਜੰਗ ਕਰ ਕੇ (ਸਾਰਿਆਂ ਨੂੰ) ਅਧੀਨ 
ਕਰ ਲਿਆ ਹੈ। ਫਿਰ (ਸਾਰਿਆਂ ਨੂੰ ਸੋਚੇ ਧਰਮ _ਦੀ) ਸਿਖਿਆ ਦਿੱਤੀ ਹੈ (ਜਿਸ ਲਈ) 
ਦੇਰ ਨਹੀਂ ਲਗੀ _ਹੈ। _੫੭੭। ਆਪਣਾ ਉਪਦੇਸ਼ (ਮੰਤ੍ਰ) ਦਿੱਤਾ ਹੈ, ਸਾਰੇ _ਤੰਤੁ _ਛੁੜਵਾ 
ਦਿੱਤੇ ਹਨ _ਅਤੇ ਇਕਾਂਤ _ਵਿਚ _ਬੈਠ _ਕੇ _ਆਪਣੇ _ਜੰਤ੍ਰ _ਲਿਖ _ਦਿੱਤੇ _ਹਨ।੫੭੮। 
ਥਾਨ ਤਰੰਨਆ ਛੰਦ 
ਰੂਪ ਸੋਭ ਹਨ। (ਉਸ ਉਤੇ) ਅਨੇਕ ਲੋਕ _ਲੁਭਾਇਮਾਨ ਹੋ 
ਹਨ। ਉਸ ਦਾ ਅਮਿਤ ਤੇਜ ਹੈ। ਉਸ ਨੂੰ ਵੇਦ ਵਿਚਾਰਦੇ ਹਨ। ੫੭੯। ਉਸ ਦੇ 

ਹਨ ਅਤੇ _ਵਿਵਿਧ ਰੂਪ _ਹਨ। _ਅਨੂਪਮ _ਰੂਪ _ਵਿਚ _ਸੋਭਦਾ ਹੈ, (ਜਿਸ ਨੂੰ) 
ਕੇ ਪਾਪ ਭਜ ਜਾਂਦੇ _ਹਨ।੫੮0। 

ਜਿਹੜੇ ਵਿਸ਼ੇਸ਼ ਬਲਵਾਨ _ਸਨ ਅਤੇ ਜੋ ਅਨੂਪ ਰੂਪ _ਨਾਲ ਸੰਯੁਕਤ ਸਨ, (ਇਸ 
ਤਰ੍ਹਾਂ ਦੇ) _ਅਗਿਣਤ _ਵੈਰੀਆਂ ਨੂੰ ਮਾਰ ਕੇ _(ਕਲਕੀ _ਨੇ) ਜਗਤ _ਵਿਚ ਯਸ਼ _ਪਾਇਆ 
ਹੈ।੫੮੧। _ (ਕਲਕੀ) _ ਅਖੰਡ _ ਬਾਂਹਵਾਂ _ਵਾਲੇ ਬਲਵਾਨ _ਹਨ _ ਅਤੇ _ ਨਿਰਮਲ _ ਜੋਤਿ _ ਨਾਲ 
ਸ਼ੋਭਾਇਮਾਨ _ਹਨ। ਹੋਮ ਅਤੇ ਯੋਗ ਨੂੰ ਕਰਦੇ ਹਨ ਅਤੇ ਵੌਡੇ ਪਾਪਾਂ ਨੂੰ _ਹਰਦੇ ਹਨ।੫੮੨। 
ਤਮਰਾ ਛੰਦ 

(ਕਲਕੀ ਨੇ) ਜਦ ਸਾਰਾ ਜਗਤ ਜਿਤ ਲਿਆ, ਤਾਂ (ਉਸ ਦਾ) ਹੰਕਾਰ ਬਹੁਤ ਵਧ 
ਗਿਆ। (ਉਸ ਨੇ) ਕਾਲ ਪੁਰਖ ਨੂੰ ਵਿਸਾਰ ਦਿੱਤਾ _ਅਤੇ _ਇਸ _ ਤਰ੍ਹਾਂ ਵਿਚਾਰ _ਕਰਨ 
ਲਗਾ।੫੮੩। 

ਮੇਰੇ ਤੋਂ ਬਿਨਾ ਹੋਰ ਕੋਈ ਦੂਜੀ (ਸੱਤਾ) ਨਹੀਂ ਹੈ। ਇਸ ਤਰ੍ਹਾਂ ਸਭ ਥਾਂ ਮੰਨਿਆ 
ਜਾਣ ਲਗਾ _ਹੈ। (ਮੈਂ) ਜਗਤ ਨੂੰ ਜਿਤ ਕੇ ਆਪਣਾ ਸੇਵਕ ਬਣਾ ਲਿਆ ਹੈ ਅਤੇ ਆਪਣਾ 


ਨਾਮ _ਜਪਵਾਉਣ ਲਗਾ ਦਿੱਤਾ ਹੈ।੫੮੪। 


(ਆਪਣੀ) _ਅੱਖ _ਹੇਠ ਨ _ਲਿਆਉਂਦਾ।੫੮੫। 

ਕਾਲ ਪੁਰਖ ਨੂੰ ਕੋਈ ਨਹੀਂ ਜਪਦਾ ਹੈ, ਨ ਹੀ ਦੇਵ (ਭਗਵਾਨ) _ਦਾ _(ਕੋਈ) 
ਸਿਮਰਨ ਕਰਦਾ ਹੈ। _ਤਦ ਕਾਲ ਪੁਰਖ ਨੇ ਕ੍ਰੋਧ ਕੀਤਾ ਅਤੇ _ਇਕ _ਹੋਰ ਪੁਰਖ _ਬਣਾ 
ਦਿੱਤਾ।੫੮੬। 

(ਉਸ ਨੇ) ਮੀਰ _ਮਹਿਦੀ ਰਚ ਦਿੱਤਾ (ਜੋ) ਬਹੁਤ ਕ੍ਰੋਧਵਾਨ, _ਹਠੀ ਅਤੇ ਜ਼ਬਰਦਸਤ 
ਸੀ। ਉਸ ਨੇ ਉਸ (ਕਲਕੀ) ਨੂੰ ਕਤਲ ਕੀਤਾ ਅਤੇ _ਫਿਰ (ਕਾਲ ਪੁਰਖ ਨੇ) ਆਪਣੇ 
ਵਿਚ _ਮਿਲਾ _ਲਿਆ।੫੮੭। 

(ਜਿਨ੍ਹਾਂ _ਨੇ) ਜਗਤ ਨੂੰ ਜਿਤ ਕੇ ਆਪਣੇ ਅਧੀਨ ਕਰ _ਲਿਆ, (ਉਹ) ਸਾਰੇ ਅੰਤ 
ਵਿਚ ਕਾਲ ਦੇ ਅਧੀਨ ਹੋ ਗਏ (ਮਰ _ਗਏ)। ਇਸ ਤਰ੍ਹਾਂ ਚੰਗੀ ਤਰ੍ਹਾਂ _ਸੁਧਾਰ ਕੇ _ਚੌਬੀਸ 
ਅਵਤਾਰ _ਦਾ ਪ੍ਰਸੰਗ ਪੂਰਾ _ਹੋਇਆ।੫੮੮। 


/ਟਲੋਂ ਲਾੰਚਤੁ ਨਾਟਕ ਗੁੰਝ ਦੇ _ਲੱਲੰਨਵੇ' ਕਲਕੀ _%ਵਤਾਰ ਦੇ ਵਰਣਨ ਦੀ _ਨ#੫ਤੰ/ 


੧੧੨ 


ਸੀ _ਦਸਮ-ਗ੍ੰਥ _ਸਾਹਿਬ 


ਅਥ _ਮਹਿਦੀ ਅਵਤਾਰ ਕਥਨੰ 
ਤੱਮਰ ਛੰਦ 
ਇਹ ਭਾਤਿ ਕੈ ਤਿੰਹ ਨਾਸਿ। _ਕੀਅ ਸਤਿਜੁਗ ਪ੍ਰਕਾਸ। 
ਕਲਿਜੁਗ ਸਰਬ _ਬਿਹਾਨ। _ਨਿਜੁ ਜੋਤਿ ਜੋਤਿ _ਸਮਾਨ। _੧। 


ਮਹਿਦੀ ਭਰ੍ਯੋ ਤਬ _ਗਰਬ। _ਜਗ _ਜੀਤਯੋ ਜਬ _ਸਰਬ। 
ਸਿਰਿ ਅਤੁ ਪਤ੍ਹ ਫਿਰਾਇ। ਜਗ ਜੇਰ ਕੀਨ ਬਨਾਇ। ੨। 


ਬਿਨੁ ਆਪੁ ਜਾਨਿ ਨ ਔਰ। ਸਬ ਰੂਪ ਅਉ ਸਬ ਠਉਰ। 
ਜਿਨਿ ਏਕ _ਦਿਸਟਿ ਨ ਆਨ। ਤਿਸੁ ਲੀਨ ਕਾਲ ਨਿਦਾਨ। ੩। 


ਬਿਨੁ ਏਕ ਦੂਸਰ ਨਾਹਿ। ਸਬ ਰੰਗ ਰੂਪਨ ਮਾਹਿ। 
ਜਿਨਿ ਏਕ ਕੋ ਨ ਪਛਾਨ। ਤਿਹ ਬ੍ਰਿਥਾ ਜਨਮ _ਬਿਤਾਨ। _੪। 


ਬਿਨੁ ਏਕ ਦੂਜ ਨ ਔਰ। ਜਲ ਬਾ ਥਲੇ ਸਬ _ਠਉਰ। 
ਜਿਨਿ ਏਕ ਸਤਿ ਨ ਜਾਨ। ਸੋ ਜੂਨਿ ਜੂਨਿ ਭੁਮਾਨ। ੫। 


ਤਜਿ ਏਕ ਜਾਨਾ ਦੂਜ। ਮਮ ਜਾਨਿ ਤਾਸੁ ਨ ਸੂਝ। 
ਤਿਹ ਦੂਖ ਭੂਖ _ਪਿਆਸ। _ਦਿਨ ਰੈਨਿ ਸਰਬ _ਉਦਾਸ।੬। 


ਨਹਿੰ ਚੈਨ ਐਨ ਸੁ ਵਾਹਿ। ਨਿਤ ਰੋਗ ਹੋਵਤ ਤਾਹਿ। 

ਅਤਿ ਦੂਖ ਭੂਖ _ਮਰੰਤ। ਨਹੀ ਚੈਨ ਦਿਵਸ _ਬਿਤੰਤ। ੭। 
"ਭਨ ਪਾਦ ਕੁਸਟ ਚਲੰਤ”। ਬਪੁ _ਗਲਤ? ਨਿਤ _ਗਲੌਤ। 
ਨਹਿੰ ₹ਨਿਤ ਦੇਹਦ ਅਰੋਗ। _ਨਿਤਿ ਪੁਤ੍ਰ ਪੌਤ੍ੂਨ ਸੋਗ ੮। 


ਨਿਤ ਨਾਸ ਤਿਹ ਪਰਿਵਾਰ। ਨਹਿ ਅੰਤ ਦੇਹ ਉਧਾਰ। 


ਨਿਤ ਰੋਗ ਸੋਗ ਗੁਸੰਤ। ਮਿਤ ਸ੍ਹਾਨ ਅੰਤ ਮਰੰਤ। ੯। 


ਤਬ ਜਾਨਿ _ਕਾਲ ਪ੍ਰਬੀਨ। ਤਿਹ ਮਾਰਿਓ ਕਰਿ _ਦੀਨ। 
ਇਕੁ _ਕੀਟ ਦੀਨ ਉਪਾਇ। ਤਿਸ ਕਾਨਿ ਪੈਠੋਂ ਜਾਇ। ੧0। 


ਧਸਿ ਕੀਟ _ਕਾਨਨ _ਬੀਚ। ਤਿਸੁ _ਜੀਤਯੋ _ਜਿਮਿ _ਨੀਚ। 
ਬਹੁ _ਭਾਤਿ ਦੇਇ ਦੁਖ ਤਾਹਿ। ਇਹ ਭਾਤਿ ਮਾਰਿਓ ਵਾਹਿ। ੧੧। 


/ਇਤ ਸੰ ਲਾੰਝੜ੍ਹ_ਨਾਟਕਾ ਕੁੰਲੇ ਆਹਦਾੀੰ ਅੰਨ _ਠਯ/ 


੧. 'ਤਿਨ ਭਾਵ ਕੁਟ ਅਰੋਗ” ੨. “ਅਧਿਕ” ੩. _'ਦੇਹ ਹੋਤ” 


ਚੌਬੀਸ ਅਵਤਾਰ ੧੧੩ 


ਹੁਣ _ਮਹਿਦੀ _ ਅਵਤਾਰ _ਦਾ _ ਕਥਨ 

ਤੰਮਰ ਛੰਟ 

ਇਸ ਤਰ੍ਹਾਂ ਉਸ _ਦਾ ਨਾਸ਼ _ਕਰ _ਦਿੱਤਾ। _ਸਤਿਯੁਗ _ਦਾ _ ਪ੍ਰਕਾਸ਼ _ਕਰ _ਦਿੱਤਾ। 
ਕਲਿਯੁਗ _ਸਾਰਾ ਬੀਤ _ਗਿਆ। _(ਕਲਕੀ ਅਵਤਾਰ _ਦੀ) ਨਿਜ ਜੋਤਿ _(ਆਪਣੀ ਮੂਲ) ਜੋਤਿ 
ਵਿਚ _ਲੀਨ _ਹੋ __ ਗਈ।੧। 

ਤਦ ਮੀਰ ਮਹਿੰਦੀ ਹੰਕਾਰ ਨਾਲ _ਭਰ ਗਿਆ, ਜਦ ਉਸ ਨੇ ਸਾਰਾ ਜਗਤ ਜਿਤ 
ਲਿਆ। (ਉਸ ਨੇ) ਸਿਰ ਉਤੇ ਛਤ੍ਰ _ਫਿਰਾਇਆ ਅਤੇ ਜਗਤ _ਨੂੰ ਚੰਗੀ ਤਰ੍ਹਾਂ _ਆਪਣੇ 
ਅਧੀਨ _ਕਰ _ਲਿਆ।੨। 


ਨੇ ਉਸ ਨੂੰ ਆਪਣੇ ਵਿਚ ਲੀਨ ਕਰ _ਲਿਆ।੩। 

ਸਾਰਿਆਂ ਰੰਗਾਂ ਰੂਪਾਂ ਵਿਚ _(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ। 
ਜਿਸ ਨੇ (ਉਸ) ਇਕ ਨੂੰ ਨਹੀਂ ਪਛਾਣਿਆ ਹੈ, _ਉਸ ਨੇ ਵਿਅਰਥ _ਵਿਚ ਜਨਮ _ਬਿਤਾ 
ਦਿੱਤਾ ਹੈ।੪। 

ਜਲ, _ਥਲ _ਅਤੇ _ਸਭ ਥਾਂਵਾਂ ਵਿਚ ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ _ਹੈ। 
ਜਿਸ ਨੇ ਇਕ (ਪਰਮਾਤਮਾ) ਨੂੰ ਸਤਿ ਕਰ ਕੇ ਨਹੀਂ ਸਮਝਿਆ, _ਉਹ ਜੂਨਾਂ _ਦਰ ਜੂਨਾਂ 


(ਜਿਹੜਾ) ਇਕ ਨੂੰ ਛਡ ਕੇ ਦੂਜੇ ਨੂੰ ਜਾਣਦਾ ਹੈ, ਮੈਂ ਸਮਝਦਾ ਹਾਂ, ਉਸ ਵਿਚ 
ਸੂਝ ਨਹੀਂ _ਹੈ। ਉਸ ਨੂੰ ਦੁਖ, ਭੁਖ ਅਤੇ ਪਿਆਸ (ਸਦਾ ਘੇਰੀ ਰਖਦੀ ਹੈ)। (ਉਹ) ਦਿਨ 
ਰਾਤ _ ਸਭ _ ਵੇਲੇ _ ਉਦਾਸ _ ਰਹਿੰਦਾ _ਹੈ।੬। 


ਉਸ ਦੇ ਪੈਰਾਂ ਤੇ ਕੋਹੜ ਹੋ ਜਾਵੇਗਾ ਅਤੇ ਸ਼ਰੀਰ (ਕੋਹੜ _ਨਾਲ) _ਸਦਾ _ਗਲਦਾ 
ਰਹੇਗਾ। _(ਉਸ _ਦੀ) ਦੇਹ ਨਿੱਤ ਅਰੋਗ _ਨਹੀਂ ਰਹੇਗੀ ਅਤੇ ਨਿੱਤ _ਪੁੱਤਰ-ਪੋਤਰਿਆਂ _ਦਾ 
ਸੋਗ ਹੁੰਦਾ ਰਹੇਗਾ।੮। 

(ਉਸ ਦਾ) ਪਰਿਵਾਰ ਨਿੱਤ _ਨਸ਼ਟ (ਹੁੰਦਾ ਰਹੇਗਾ) ਅਤੇ _ਦੇਹ _ਦਾ ਅੰਤ _ਤਕ 
ਕਲਿਆਣ _ਨਹੀਂ__ਹੋਵੇਗਾ। _ਨਿੱਤ _ ਰੋਗਾਂ __ਸੋਗਾਂ _ਵਿਚ _ਗੁਸਿਆ _ਰਹੇਗਾ। _ਅੰਤ _ਵਿਚ ਕੁੱਤੇ 
ਦੀ ਮੌਤ _ਮਰੇਗਾ।੯। 

ਜਦ ਸਮਰਥ _ਕਾਲ ਪੁਰਖ ਨੇ _(ਮੀਰ ਮਹਿੰਦੀ ਦੇ ਹੰਕਾਰ ਨੂੰ) ਜਾਣ ਲਿਆ, (ਤਾਂ) 
ਉਸ ਨੂੰ ਬਹੁਤ ਹੀਣਾ ਕਰ ਕੇ ਮਾਰਿਆ। (ਕਾਲ ਪੁਰਖ ਨੇ) ਇਕ ਕੀੜਾ ਪੈਦਾ ਕਰ ਦਿੱਤਾ 
(ਅਤੇ ਉਸ ਨੂੰ ਹੁਕਮ ਦਿੱਤਾ ਕਿ) ਉਸ ਦੇ ਕੰਨ ਵਿਚ ਧਸ ਜਾਵੇ। ੧0। 


(ਉਸ ਦੇ) ਕੰਨ ਵਿਚ ਕੀੜਾ ਵੜ _ਗਿਆ ਅਤੇ ਉਸ ਨੂੰ ਨੀਚ ਵਾਂਗ ਜਿਤ _ਲਿਆ। 
ਉਸ ਨੂੰ ਬਹੁਤ ਤਰ੍ਹਾਂ ਦੇ ਦੁਖ ਦਿੱਤੇ ਅਤੇ ਇਸ ਤਰ੍ਹਾਂ ਉਸ ਨੂੰ ਮਾਰ ਦਿੱਤਾ। _੧੧। 


/ਟੈਲੇਂ ਲਓਤੁ ਨਾਟਕ ਗੂੱਝ ਦੇ ਅਨ _ਆਹੈਂਦੀਂ ਦਾ _ਧ/ 


ਬੁਹਮਾ ਅਵਤਾਰ 
58 ਗੱਤਗੁਰ ਪੁਸ਼/ਇ 
ਅਥ ਬ੍ਰਹਮਾ ਅਵਤਾਰ ਕਥਨੰ 
੫7ਤਸ਼ਾਹੀ _5/7 
ਤੌਮਰਾ ਛੰਦ 
ਸਤਿਜੁਗਿ ਫਿਰਿ ਉਪਰਾਜਿ। ਸਬ _ਨਉਤਨੈ ਕਰਿ _ਸਾਜ। 
ਸਬ ਦੇਸ ਅਉਰ ਬਿਦੇਸ। ਉਠਿ ਧਰਮ ਲਾਗਿ ਨਰੇਸ। _੧। 


ਕਲਿ _ਕਾਲ _ਕੋਪਿ _ਕਰਾਲ। _ਜਗੁ _ਜਾਰਿਆ _ਤਿਹ ਜ੍ਹਾਲ। 
ਬਿਨੁ ਤਾਸੁ ਔਰ ਨ ਕੋਈ। ਸਬ ਜਾਪ ਜਾਪੋ ਸੋਇ। ੨। 


ਜੇ ਜਾਪ ਹੈ ਕਲਿ ਨਾਮੁ। ਤਿਸੁ ਪੂਰਨ ਹੁਇ ਹੈ ਕਾਮ। 
ਤਿਸੁ ਦੂਖ ਭੂਖ ਨ ਪਿਆਸ। ਨਿਤਿ ਹਰਖੁ ਕਹੂੰ ਨ ਉਦਾਸ। 


ਬਿਨੁ ਏਕ ਦੂਸਰ ਨਾਹਿ। ਸਭ ਰੰਗ ਰੂਪਨ ਮਾਹਿ। 
ਜਿਨ ਜਾਪਿਆ ਤਿਹਿ ਜਾਪੁ। ਤਿਨ ਕੇ ਸਹਾਈ ਆਪ। ੪। 


ਜੇ ਤਾਸੁ ਨਾਮ ਜਪੰਤ। ਕਬਹੂੰ ਨ _ਭਾਜਿ _ਚਲੌਤ। 
ਨਹਿ ਤ੍ਰਾਸੁ ਤਾ ਕੋ _ਸਤ੍। ਦਿਸਿ ਜੀਤਿ ਹੈ ਗਹਿ ਅਤੁ। ੫। 


ਤਿਹ ਭਰੇ ਧਨ ਸੋ ਧਾਮ। ਸਭ ਹੋਹਿ ਪੂਰਨ ਕਾਮ। 
ਜੇ ਏਕ ਨਾਮੁ ਜਪੰਤ। ਨਾਹਿ ਕਾਲ ਫਾਸਿ ਫਸੰਤ। ੬। 


ਜੇ ਜੀਵ ਜੰਤ ਅਨੇਕ। _ਤਿਨ ਮੋ ਰਹ੍ਯੋ _ਰਮਿ ਏਕ। 
ਬਿਨੁ ਏਕ ਦੂਸਰ ਨਾਹਿ। ਜਗਿ ਜਾਨਿ ਲੈ ਜੀਅ ਮਾਹਿ। ੭। 


ਭਵ ਗੜਨ ਭੰਜਨ ਹਾਰ। ਹੈ ਏਕ ਹੀ ਕਰਤਾਰ। 
ਬਿਨੁ ਏਕ ਅਉਰੁ ਨ ਕੋਇ। ਸਬ ਰੂਪ ਰੰਗੀ ਸੋਇ। ੮। 
ਕਈ ਇੰਦੂ _ਪਾਨਪਹਾਰ। ਕਈ _ਬੂਹਮ ਬੇਦ _ਉਚਾਰ। 
ਕਈ ਬੈਠਿ ਦੁਆਰਿ _ਮਹੇਸ। ਕਈ ਸੇਸਨਾਗ ਅਸੇਸ। ੯। 


੩। 


ਬੁਹਮਾ ਅਵਤਾਰ 
56 ` ਗੱਤ੍ਰੁਰ _ਪੁਸ਼/ਇ 
ਹੁਣ ਬ੍ਰਹਮਾ ਅਵਤਾਰ ਦਾ ਕਥਨ 
ਪਾਤਸ਼ਾਹ __5/7 
ਤੱਮਰ ਛੰਟਾ 
ਸਤਿਯੁਗ _ਫਿਰ (ਧਰਤੀ ਉਤੇ) ਸਥਾਪਿਤ ਹੋ __ਗਿਆ। ਸਾਰੇ ਸਾਜ ਨਵੇਂ ਕਰ ਲਏ 
ਗਏ। ਸਾਰੇ ਦੇਸਾਂ _ਅਤੇ _ਬਿਦੇਸਾਂ ਦੇ ਰਾਜੇ _ਉਠ _ਕੇ _ਧਰਮ-ਕਰਮ _ ਵਿਚ _ਲਗ _ਗਏ।੧। 
ਕਲਿਯੁਗ _ਦਾ ਭਿਆਨਕ _ਅਤੇ ਕ੍ਰੋਧਵਵਾਨ ਸਮਾਂ _ਹੈ। _ਉਸ ਨੇ _ਜਗਤ ਨੂੰ (ਆਪਣੀ) 
ਅੱਗ ਵਿਚ _ਸਾੜ ਦਿੱਤਾ ਹੈ। ਉਸ (ਪਰਮ ਸੱਤਾ) ਤੋਂ ਬਿਨਾ ਹੋਰ ਕੋਈ ਨਹੀਂ ਹੈ। (ਇਸ 
ਲਈ) ਸਾਰੇ _ਉਸ _(ਇਕ) ਦਾ ਜਾਪ _ਜਪੋ।੨। 
ਜੋ _ਕਲਿਯੁਗ ਵਿਚ _ਨਾਮ ਨੂੰ ਜਪਦੇ ਹਨ, ਉਨ੍ਹਾਂ ਦੀਆਂ ਕਾਮਨਾਵਾਂ (ਮਨੋਰਥ) ਪੂਰਨ 
ਹੋ ਜਾਂਦੀਆਂ _ਹਨ। _(ਫਿਰ) ਉਨ੍ਹਾਂ ਦੁਖ, ਭੁਖ ਅਤੇ ਪਿਆਸ ਨਹੀਂ _ਲਗਦੀ। ਸਦਾ ਖੁਸ਼ 
ਰਹਿੰਦੇ ਹਨ ਅਤੇ _ਕਦੇ ਵੀ ਉਦਾਸ ਨਹੀਂ ਹੁੰਦੇ।੩। 
(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ; ਸਭ ਰੂਪਾਂ, ਰੰਗਾਂ ਵਿਚ (ਉਹੀ) 
ਹੈ। ਜਿਨ੍ਹਾਂ ਨੇ ਉਸ ਦੇ ਜਾਪ ਨੂੰ ਜਪਿਆ ਹੈ, ਉਨ੍ਹਾਂ ਦੇ ਸਹਾਈ (ਉਹ) ਆਪ ਹੀ (ਹੋਏ 
ਹਨ)।8। 


0੨੧੨ " 


ਨਾਮ ਨੂੰ ਜਪਦੇ ਹਨ, ਉਹ ਕਦੇ (ਬਨਾਂ ਵਿਚ) ਭਜ ਕੇ ਨਹੀਂ ਜਾਂਦੇ। 
ਉਨ੍ਹਾਂ ਨੂੰ ਡਰ ਨਹੀਂ _ਹੁੰਦਾ। ਉਹ ਹਥਿਆਰ ਪਕੜ ਕੇ ਦਿਸ਼ਾਵਾਂ ਨੂੰ ਜਿਤ ਲੈਂਦੇ 

ਉਨ੍ਹਾਂ ਦੇ ਘਰ _ਧਨ ਨਾਲ _ਭਰੇ ਰਹਿੰਦੇ _ਹਨ। (ਉਨ੍ਹਾਂ ਦੀਆਂ) _ਸਾਰੀਆਂ ਕਾਮਨਾਵਾਂ 
ਪੂਰੀਆਂ ਹੁੰਦੀਆਂ ਹਨ। ਜੋ ਇਕ _ਨਾਮ ਦਾ ਸਿਮਰਨ ਕਰਦੇ ਹਨ, ਉਹ ਕਾਲ ਦੇ ਫੈਧੇ ਵਿਚ 
ਨਹੀ” _ਫਸਦੇ।੬। 

ਜੋ ਅਨੇਕ ਤਰ੍ਹਾਂ ਦੇ ਜੀਵ ਜੰਤ _ਹਨ, ਉਨ੍ਹਾਂ ਸਾਰਿਆਂ ਵਿਚ ਇਕ (ਪਰ੍ਭੂ) ਰਮ ਰਿਹਾ 
ਹੈ। ਇਕ (ਪ੍ਰਭੂ) ਦੇ ਹੋਰ ਦੂਜਾ ਕੋਈ ਨਹੀਂ _ਹੈ। ਜਗਤ ਨੂੰ ਇਹ ਗੱਲ ਮਨ ਵਿਚ ਸਮਝ 
ਲੈਣੀ ਚਾਹੀਦੀ _ਹੈ।੭। 

ਸੰਸਾਰ ਨੂੰ ਘੜਨ _ਅਤੇ ਭੰਨਣ ਵਾਲਾ (ਉਹ) ਇਕ ਹੀ ਕਰਤਾਰ ਹੈ। (ਉਸ) ਇਕ 


ਤੋਂ ਬਿਨਾ ਹੋਰ ਦੂਜਾ _ਕੋਈ ਨਹੀਂ _ਹੈ। _ਸਭ ਰੂਪਾਂ ਰੰਗਾਂ _ਵਾਲਾ _ਉਹੀ _ਹੈ।੮। 


ਹਨ, _ ਕਈ ਬੂਹਮੇ ਵੇਦਾਂ `ਦਾ ਉਚਾਰਨ _ਕਰਨ ਵਾਲੇ _ਹਨ। _ਕਿਤਨੇ ਮਹੇਸ਼ ਦੁਆਰ _ਉਤੇ 
ਬੈਠੇ _ਹਨ। _ ਕਿਤਨੇ _ਹੀ _ ਸ਼ੇਸ਼ਨਾਗ _ ਅਣਗਿਣਤ _ (ਨਾਮ _ ਜਪਦੇ _ ਹਨ)।੯। 


੧੧੬ 


ਸੀ _ਦਸਮ-ਗ੍ਰੰਥ _ਸਾਹਿਬ 


ਸੂਰ ਚੰਦ ਸਰੂਪ। ਕਈ ਇੰਦੂ ਕੀ ਸਮ ਭੂਪ। 
ਇੰਦੂ ਉਪਿੰਦੂ ਮੁਨਿੰਦੂ। ਕਈ ਮਛ _ਕਛ _ਫਨਿੰਦੂ। ੧0। 


ਕੋਟਿ ਕ੍ਰਿਸਨ ਅਵਤਾਰ। ਕਈ ਰਾਮ _ਬਾਰ ਬੁਹਾਰ। 
ਮਛ __ਕਛ _ਅਨੇਕ। _ਅਵਿਲੋਕ ਦੁਆਰਿ ਬਿਸੇਖ। _੧੧। 


ਸੁਕ ਬੁਸਪਤਿ _ਦੇਖਿ। ਕਈ _ਦਤ ਗੋਰਖ ਭੇਖ। 
ਰਾਮ ਕ੍ਰਿਸਨ ਰਸੂਲ। ਬਿਨੁ ਨਾਮ ਕੋ ਨ ਕਬੂਲ। ੧੨। 


ਕੈ && ਕ&$ &% 


ਨੁ ਏਕੁ ਆਸ੍ੈ ਨਾਮ। ਨਹੀ ਔਰ ਕੌਨੈ _ਕਾਮ। 
ਜੇ ਮਾਨਿ ਹੈ ਗੁਰਦੇਵ। ਤੇ ਜਾਨਿ ਹੈ ਅਨਭੇਵ। ੧੩। 


ਬਿਨੁ ਤਾਸੁ ਔਰ ਨ ਜਾਨੁ। ਚਿਤ ਆਨ ਭਾਵ ਨ ਆਨੁ। 
ਇਕ ਮਾਨਿ ਜੈ ਕਰਤਾਰ। ਜਿਤੁ ਹੋਇ ਅੰਤਿ ਉਧਾਰੁ। ੧੪। 


ਬਿਨੁ ਤਾਸ ਯੋ ਨ ਉਧਾਰੁ। ਜੀਅ ਦੇਖਿ ਯਾਰ ਬਿਚਾਰਿ। 
ਜੋ _ਜਾਪਿ ਹੈ ਕੋਈ ਔਰ। ਤਬ ਛੂਟਿ ਹੈ ਵਹ ਠੌਰ। ੧੫। 


ਜਿਹ ਰਾਗ ਰੰਗ ਨ ਰੂਪ। ਸੋ _ਮਾਨੀਐ ਸਮ ਰੂਪ। 
ਬਿਨੁ ਏਕ ਤਾ ਕਰ ਨਾਮ। ਨਹਿ ਜਾਨ ਦੂਸਰ _ਧਾਮ। _੧੬। 


ਜੋ ਲੋਕ ਅਲੋਕ _ਬਨਾਇ। ਫਿਰ ਲੇਤ ਆਪਿ ਪਿਲਾਇ। 
ਚਹੈ ਦੇਹ ਉਧਾਰੁ। ਸੋ ਭਜਨ ਏਕੰਕਾਰ। ੧੭। 


2 


ਜਿਨਿ ਰਾਚਿਯੋ _ਬੁਹਮੰਡ। ਸਬ ਲੋਕ ਔ ਨਵ ਖੰਡ। 

ਤਿਹ ਕਿਉ ਨ ਜਾਪ ਜਪੰਤ। ਕਿਮ ਜਾਨ ਕੂਪਿ ਪਰੰਤ। ੧੮। 
ਜੜ ਜਾਪ ਤਾ ਕਰ ਜਾਪ। ਜਿਨਿ ਲੋਕ ਚਉਦਹੈ ਥਾਪ। 

ਤਿਸੁ ਜਾਪੀਐ ਨਿਤ ਨਾਮ। ਸਭ ਹੋਹਿ ਪੂਰਨ ਕਾਮ। _੧੯। 


ਗਨਿ ਚਉਬਿਸੈ ਅਵਤਾਰ। ਬਹੁ ਕੈ _ਕਹੇ _ਬਿਸਥਾਰ। 
ਅਬ ਗਨੋ ਉਪ ਅਵਤਾਰ। _ਜਿਮਿ ਧਰੇ ਰੂਪ ਮੁਰਾਰ। ੨0। 


ਜੇ ਧਰੇ ਬ੍ਰਹਮਾ ਰੂਪ। ਤੇ ਕਹੋ _ਕਾਬਿ ਅਨੂਪ। 
ਜੇ ਧਰੇ ਰੁਦੂ ਅਵਤਾਰ। ਅਬ ਕਹੋ ਤਾਹਿ _ਬਿਚਾਰ। ੨੧ 


ਬ੍ਰਹਮਾ ਅਵਤਾਰ ੧੧੭ 


ਸੂਰਜਾਂ _ਅਤੇ _ਚੰਦੂਮਾਂ _ਦੇ ਕਿਤਨੇ _ਹੀ ਸਰੂਪ _ਹਨ। _ਇੰਦਰ _ਵਰਗੇ ਕਿਤਨੇ _ਰਾਜੇ 
ਹਨ। ਕਿਤਨੇ _ਹੀ ਇੰਦਰ, ਉਪਿੰਦੂ _(ਬਾਵਨ ਅਵਤਾਰ) ਅਤੇ _ਕਿਤਨੇ _ਹੀ ਮਹਾ ਮੁਨੀ _ਹਨ। 
ਕਿਤਨੇ ਹੀ _ਮੌਛ _ ਅਵਤਾਰ, _ ਕੱਛ _ ਅਵਤਾਰ _ ਅਤੇ _ ਸ਼ੇਸ਼ਨਾਗ _ਹਨ।੧0। 

ਕਈ ਕਰੋੜ ਕ੍ਰਿਸ਼ਨ ਅਵਤਾਰ _ਹਨ। _ਕਿਤਨੇ ਹੀ ਰਾਮ (ਉਸ ਦੇ) ਦੁਆਰ ਉਤੇ 
ਝਾੜੂ ਦਿੰਦੇ ਹਨ। ਕਿਤਨੇ ਹੀ _ਮੌਛ ਅਤੇ ਅਨੇਕ ਹੀ ਕੱਛ (ਅਵਤਾਰ) ਹਨ ਜੋ (ਉਸ ਦੇ) 
ਵਿਸ਼ੇਸ਼ _ਦੁਆਰ ਨੂੰ ਵੇਖ _ਰਹੇ _ਹਨ।੧੧। 

ਕਿਤਨੇ ਹੀ ਸ਼ੁਕੂ _ਅਤੇ _ਬੁਹਮਪਤੀ ਵੇਖੇ ਜਾਂਦੇ _ਹਨ। _ਕਿਤਨੇ ਹੀ _ਦੱਤਾੜ੍ਹੇਯ _ਅਤੇ 
ਗੋਰਖ ਦੇ ਭੇਖ ਹਨ। ਕਈ ਰਾਮ, ਕ੍ਰਿਸ਼ਨ ਅਤੇ ਰਸੂਲ (ਮੁਹੰਮਦ) ਹਨ, ਪਰ ਨਾਮ ਤੋਂ ਬਿਨਾ 
(ਉਸ _ਦੇ ਦੁਆਰ ਤੇ) ਕੋਈ ਵੀ ਪ੍ਰਵਾਨ ਨਹੀਂ _ਹੈ।੧੨। 

ਇਕ (ਪ੍ਰਭੂ ਦੇ) ਨਾਮ _ਦੇ ਆਸਰੇ ਤੋਂ ਬਿਨਾ ਹੋਰ _ਸਾਰੇ (ਸਾਧਨ, _ਧਰਮ-ਕਰਮ) 
ਕਿਸੇ ਕੰਮ ਦੇ ਨਹੀਂ ਹਨ। ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ, ਉਹੀ (ਉਸ) ਭੇਦ ਰਹਿਤ 
(ਪ੍ਰਭੂ) _ ਨੂੰ ਪਛਾਣ _ ਸਕਦੇ _ ਹਨ।੧੩। 


ਉਸ ਤੋਂ ਬਿਨਾ ਕਿਸੇ ਨੂੰ (ਕੁਝ) ਨ ਸਮਝੋ ਅਤੇ ਚਿਤ ਵਿਚ ਹੋਰ ਭਾਵ (ਦੈਤ ਭਾਵ) 
ਨ ਲਿਆਓ। (ਸਦਾ) ਇਕ ਕਰਤਾਰ ਦੀ ਜੈ ਨੂੰ ਹੀ ਮੰਨੋ, ਜਿਸ ਕਰ ਕੇ ਅੰਤ ਵਿਚ ਉੱਧਾਰ 
ਹੌਂਏਗਾ।੧੪। 

ਉਸ ਤੋਂ ਬਿਨਾ ਇਸ ਤਰ੍ਹਾਂ (ਦੇ ਕਰਮ ਕਰਨ ਨਾਲ) _ਉੱਧਾਰ ਨਹੀਂ _ਹੋਵੇਗਾ। ਹੇ 
ਮਿਤਰ! ਮਨ ਵਿਚ ਵਿਚਾਰ ਪੂਰਵਕ ਵੇਖ ਲੈ। ਜੋ ਕਿਸੇ ਹੋਰ ਦਾ ਜਾਪ ਕਰਦਾ ਹੈ, _ਤਦ 
(ਉਸ ਪਾਸੋਂ) _ਉਹ _ ਸਥਾਨ _(ਪ੍ਰਭੂ ਦੀ ਦਰਗਾਹ) ਛੁਟ _ਜਾਂਦੀ _ਹੈ।੧੫। 

ਜਿਸ ਦਾ (ਕੋਈ) ਰਾਗ, ਰੰਗ ਅਤੇ ਰੂਪ ਨਹੀਂ _ਹੈ, ਉਸ ਨੂੰ (ਸਭ ਲਈ) _ਸਮਾਨ 
ਰੂਪ ਵਿਚ ਮੰਨਣਾ ਚਾਹੀਦਾ ਹੈ। ਉਸ ਇਕ (ਪ੍ਰਭੂ) ਦੇ ਨਾਮ ਤੋਂ ਬਿਨਾ ਕਿਸੇ ਹੋਰ ਘਰ 
ਨੂੰ ਨ _ਪਛਾਣੋ।੧੬। 

ਜੋ ਲੋਕ ਅਤੇ ਪਰਲੋਕ ('ਅਲੋਕ”) ਨੂੰ ਸਿਰਜਦਾ ਹੈ ਅਤੇ ਫਿਰ (ਸਭ ਨੂੰ) ਆਪਣੇ 
ਵਿਚ _ਮਿਲਾ ਲੈਂਦਾ ਹੈ। ਜੋ ਆਪਣੇ ਸ਼ਰੀਰ ਦੇ _ਉੱਧਾਰ ਦੀ ਇੱਛਾ _ਰਖਦਾ ਹੈ, ਉਸ ਨੂੰ 
ਇਕ _ ਪਰਮਸੱਤਾ _ਦਾ _ ਭਜਨ _ ਕਰਨਾ _ ਚਾਹੀਦਾ _ਹੈ।੧੭। 

ਜਿਸ ਨੇ ਬੁਹਮੰਡ, ਸਾਰੇ ਲੋਕਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ, ਉਸ ਦੇ ਜਾਪ 
ਨੂੰ ਕਿਉਂ ਨਹੀਂ ਜਪਦਾ ਅਤੇ _ਕਿਉਂ (ਆਪਣੀ) _ਜਾਨ ਨੂੰ ਖੂਹ _ਵਿਚ ਪਾਉਂਦਾ _ਹੈ।੧੮। 

ਹੇ ਮੂਰਖ! ਉਸ ਦੇ ਜਾਪ ਨੂੰ ਜਪ ਜਿਸ ਨੇ ਚੌਦਾਂ ਲੋਕਾਂ ਦੀ ਸਥਾਪਨਾ ਕੀਤੀ ਹੈ। 
ਉਸ ਦੇ ਨਾਮ ਨੂੰ ਨਿੱਤ ਜਪਣਾ ਚਾਹੀਦਾ _ਹੈ। _(ਜਿਸ _ਦੇ _ਫਲਸਰੂਪ) _ਸਾਰੀਆਂ ਕਾਮਨਾਵਾਂ 
ਪੂਰੀਆਂ _ਹੋ ਜਾਂਦੀਆਂ _ਹਨ।੧੯। 

(ਜੋ) _ਚੌਬੀਸ ਅਵਤਾਰ _ਗਿਣੇ ਜਾਂਦੇ _ਹਨ, (ਉਨ੍ਹਾਂ ` ਨੂੰ ਮੈਂ) ਬਹੁਤ ਵਿਸਥਾਰ _ਨਾਲ 
ਕਿਹਾ ਹੈ। _ਹੁਣ _ਉਪ-ਅਵਤਾਰਾਂ _ਦਾ ਵਰਣਨ _ਕਰਦਾ ਹਾਂ ਜਿਵੇਂ _ਮੁਰਾਰ (ਪ੍ਰਭੂ) ਨੇ _(ਉਹ) 
ਰੂਪ _ਧਾਰਨ _ ਕੀਤੇ _ਹਨ।੨0। 

ਬ੍ਰਹਮਾ ਨੇ ਜੋ ਰੂਪ ਧਾਰਨ ਕੀਤੇ _ਹਨ, ਉਨ੍ਹਾਂ ਨੂੰ _ਅਨੂਪਮ ਕਵਿਤਾ ਵਿਚ ਕਹਿੰਦਾ 
ਹਾਂ। ਜੋ ਰੁਦੂ ਨੇ ਅਵਤਾਰ _ਧਾਰਨ ਕੀਤੇ ਹਨ, ਹੁਣ ਉਨ੍ਹਾਂ ਨੂੰ ਵੀ ਵਿਚਾਰ ਕੇ ਕਹਿੰਦਾ 
ਹਾਂ।੨੧। 


੧੧੮ 


ਸੀ _ਦਸਮ-ਗ੍ਰੰਥ _ਸਾਹਿਬ 


ਕਲਿ ਤਾਸੁ ਆਗਿਆ _ਦੀਨ। _ਤਬ ਬੇਦ ਬ੍ਰਹਮਾ _ਕੀਨ। 
ਤਬ ਤਾਸੁ ਬਾਢ੍ਰਯੋ _ਗਰਬ। _ਸਰਿ ਆਪੁ ਜਾਨ ਨ _ਸਰਬ। ੨੨। 


ਸਰਿ ਮੋਹ ਕਬਿ ਨਹਿ ਕੋਇ। ਇਕ ਆਪ ਹੋਇ ਤ ਹੋਇ। 
ਕਛੁ ਕਾਲ ਕੀ ਭੂਅ ਬਕ੍। ਛਿਤਿ ਡਾਰੀਆ ਜਿਮ ਸਕੂ। ੨੩। 


ਜਬ _ਗਿਰ੍ਯੋ ਭੂ _ਤਰਿ ਆਨਿ। ਮੁਖ ਚਾਰ ਬੇਦ _ਨਿਧਾਨ। 
ਉਠਿ _ਲਾਗਿਆ ਫਿਰ ਸੇਵ। ਜੀਅ ਜਾਨਿ ਦੇਵਿ ਅਭੇਵ। ੨੪ 


ਦਸ ਲਖ _ਬਰਖ ਪੁਮਾਨ। _ਕੀਅ ਦੇਵਿ ਸੇਵ ਮਹਾਨ। 
ਕਿਮਿ ਹੋਇ ਮੋਹਿ ਉਧਾਰ। ਅਸ ਦੇਹੁ ਦੇਵ ਬਿਚਾਰ। ੨੫। 
ਮਨ ਚਿਤ ਕੈ ਕਰਿ ਸੇਵ। ਤਬ ਰੀਝਿ ਹੈ ਗੁਰਦੇਵ। 

ਤਬ ਹੋਇ ਨਾਥ _ਸਨਾਥ। _ਜਗਨਾਥ _ਦੀਨਾ _ਨਾਥ। _੨੬। 


ਸੁਨਿ ਬੈਨ ਯੋ ਮੁਖਚਾਰ। ਕੀਅ ਚਉਕ ਚਿਤਿ _ਬਿਚਾਰ। 
ਉਠਿ _ਲਾਗਿਆ ਹਰਿ ਸੇਵ। ਜਿਹ ਭਾਤਿ ਭਾਖ੍ਯੋ ਦੇਵ। ੨੭। 


ਪਰਿ ਪਾਇ ਚੋਡਿ ਪ੍ਰਚੰਡ। ਜਿਹ ਮੰਡ ਦੁਸਟ ਅਖੰਡ। 
ਜ੍ਰਾਲਾਛ ਲੋਚਨ ਧੂਮ। _ਹਨਿ ਜਾਸੁ _ਡਾਰੇ _ਭੂਮਿ। ੨੮। 


ਤਿਸੁ ਜਾਪਿ ਹੋ ਜਬ ਜਾਪ। ਤਬ ਹੋਇ ਪੂਰਨ ਸ੍ਰਾਪ। 
ਉਠਿ _ਲਾਗ _ਕਾਲ _ਜਪੰਨ। _ਹਠਿ ਤਿਆਗ ਆਵ _ਸਰੈਨ। ੨੯। 


ਜੇ ਜਾਤ ਤਾਸੁ ਸਰੈਨਿ। ਤੇ ਹੈ ਧਰਾ ਮੈ ਧਨਿ। 
ਤਿਨ ਕਉ ਨ ਕਉਨੈ ਤ੍ਰਾਸ। ਸਬ ਹੋਤ ਕਾਰਜ ਰਾਸ। ੩0। 


ਦਸ _ਲਛ _ਬਰਖ _ਪ੍ਰਮਾਨ। _ਰਹ੍ਯੋ _ਠਾਢ _ਏਕ _ਪਗਾਨ। 
ਚਿਤ ਲਾਇ ਕੀਨੀ ਸੇਵ। ਤਬ ਰੀਝਿ ਗੇ ਗੁਰਦੇਵ। ੩੧। 
ਜਬ ਭੇਤ ਦੇਵੀ ਦੀਨ। ਤਬ ਸੇਵ ਬ੍ੂਹਮਾ _ਕੀਨ। 

ਜਬ ਸੇਵ ਕੀ ਚਿਤ ਲਾਇ। ਤਬ ਰੀਝਿ ਗੇ ਹਰਿ ਰਾਇ। ੩੨। 


ਤਬ ਭਯੋ ਸੁ ਐਸ ਉਚਾਰ। ਹਉ ਆਹਿ ਗੁਬ ਪੁਹਾਰ। 
ਮਮ ਗਰਬ ਕਹੂੰ ਨ ਛੋਰਿ। ਸਭ ਕੀਨ ਜੇਰ ਮਰੋਰਿ। ੩੩। 


ਉਸ ਨੂੰ ਆਗਿਆ ਦਿੱਤੀ ਤਦ ਬੂਹਮਾ ਨੇ ਵੇਦਾਂ ਨੂੰ 


ਮੇਰੇ ਵਰਗਾ ਹੋਰ ਕੋਈ ਕਵੀ ਨਹੀਂ ਹੈ। ਇਕ (ਮੈਂ) ਆਪ (ਆਪਣੇ ਵਰਗਾ) ਹੋਵਾਂ 
ਤਾਂ ਹੋਵਾਂ। (ਉਸ ਦੀ ਅਜਿਹੀ ਮਨੋ-ਸਥਿਤੀ ਕਰ _ਕੇ) _ਕਾਲ ਪੁਰਖ _ਦੀਆਂ _ਭਵਾਂ ਟੇਢੀਆਂ 
ਹੋਂ ਗਈਆਂ _ਅਤੇ _ਇੰਦਰ _('ਸਕ੍”) ਵਾਂਗ ਧਰਤੀ _ਉਤੇ ਸੁਟ _ਦਿੱਤਾ।੨੩। 

ਜਦ _ਉਹ ਧਰਤੀ _ਉਤੇ ਆ ਕੇ ਡਿਗਿਆ, (ਤਦ) ਚਾਰ ਮੂੰਹਾਂ ਵਾਲੇ ਅਤੇ ਵੇਦਾਂ 
(ਦੇ ਗਿਆਨ) ਦੇ ਖੁਜ਼ਾਨੇ ਬ੍ਰਹਮਾ ਨੇ _ਫਿਰ ਜੀ ਜਾਨ ਨਾਲ _ਅਭੇਵ ਪ੍ਰਭੂ ਦੀ ਸੇਵਾ ਸ਼ੁਰੂ 
ਕਰ _ਦਿੱਤੀ।੨੪। 

ਦਸ ਲੱਖ ਵਰ੍ਹਿਆਂ ਤਕ (ਉਸ ਨੇ ) ਮਹਾਨ ਦੇਵ (ਪ੍ਰਭੂ) ਦੀ ਸੇਵਾ ਕੀਤੀ (ਅਤੇ 
ਕਿਹਾ--) ਹੇ ਦੇਵ! (ਮੈਨੂੰ) ਅਜਿਹਾ ਵਿਚਾਰ ਦਿਓ ਕਿ ਮੇਰਾ ਜਿਵੇਂ ਕਿਵੇਂ ਉਧਾਰ ਹੋਵੇ।੨੫। 
ਦੋਵ (4ਡ) ਨੇ ਲੂਹਆ ਨੂੰ ਨਹਾ-- 

(ਹੇ _ਬੂਹਮਾ! ਤੂੰ) ਮਨ ਚਿਤ ਲਗਾ ਕੇ ਸੇਵਾ ਕਰ, ਤਦ ਗੁਰੂਦੇਵ ਤੇਰੇ ਉਤੇ ਪ੍ਰਸੰਨ 
ਹੋਣਗੇ। ਤਦ (ਤੂੰ) ਉਸ ਨਾਥ, ਜੋ ਜਗਤ ਦਾ ਨਾਥ ਅਤੇ ਦੀਨਾਂ ਦਾ ਨਾਥ ਹੈ, (ਨੂੰ ਪ੍ਰਾਪਤ 
ਕਰ ਕੇ) ਸਨਾਥ _ (ਸਮਰਥ) _ ਹੋਵੇਂਗਾ।੨੬। 

ਬ੍ਰਹਮਾ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਅਤੇ ਚੌਂਕ ਕੇ ਚਿਤ ਵਿਚ ਵਿਚਾਰ ਕੀਤਾ। 
(ਫਿਰ) ਉਠ ਕੇ ਹਰਿ ਦੀ ਸੇਵਾ ਵਿਚ ਲਗ ਗਿਆ ਜਿਸ ਤਰ੍ਹਾਂ ਦੇਵ (ਪ੍ਰਭੂ) ਨੇ ਕਿਹਾ 
ਸੀ।੨੭। 

ਪੁਚੰਡ ਚੰਡੀ ਦੇ ਪੈਰੀਂ ਪੈ ਗਿਆ ਜਿਸ ਨੇ ਨ ਖੰਡੇ ਜਾ ਸਕਣ ਵਾਲੇ ਦੁਸ਼ਟਾਂ ਨਾਲ 
(ਰਣ) ਮੰਡਿਆ ਸੀ ਅਤੇ ਜਿਸ ਨੇ ਜ੍ਹਾਲਾਛ ਅਤੇ ਧੂਮੂਲੋਚਨ ਨੂੰ ਮਾਰ ਕੇ ਭੂਮੀ _ਉਤੇ ਸੁਟ 
ਦਿੱਤਾ ਸੀ।੨੮। 

ਚੰਡੀ ਨੇ _ਕਿਹਾ--ਜਦੋਂ _ਉਸ _ਦਾ ਜਾਪ _ਜਪੌਗੇ _ਤਦ ਸਰਾਪ _ਪੂਰਾ _(ਭਾਵ _ਖ਼ਤਮ) 
ਹੋ ਜਾਵੇਗਾ। _(ਇਹ ਸੁਣ ਕੇ _ਬੁਹਮਾ) _ਕਾਲ ਪੁਰਖ _ਦਾ ਜਾਪ _ਕਰਨ _ਲਗ _ਗਿਆ ਅਤੇ 
ਹਠ ਨੂੰ ਤਿਆਗ ਕੇ ਸ਼ਰਨ _ਵਿਚ ਆ ਗਿਆ।੨੯। 


ਜੋ ਉਸ ਦੀ ਸ਼ਰਨ ਵਿਚ ਜਾਂਦੇ ਹਨ, ਉਹ ਧਰਤੀ ਉਤੇ ਧੰਨ _ਹਨ। ਉਨ੍ਹਾਂ ਨੂੰ ਕਿਸੇ 
ਦਾ ਡਰ ਨਹੀਂ ਹੈ ਅਤੇ ਉਨ੍ਹਾਂ ਦੇ ਸਾਰੇ _ਕਾਰਜ _ਰਾਸ ਹੋ ਜਾਂਦੇ _ਹਨ।੩0। 

ਦਸ ਲਖ ਵਰ੍ਹਿਆਂ ਤਕ (ਬ੍ਰਹਮਾ) ਇਕ ਪੈਰ ਉਤੇ _ਖੜੋਤਾ _ਰਿਹਾ। (ਇਸ ਤਰ੍ਹਾਂ) 
ਚਿਤ _ਲਗਾ ਕੇ _ਸੇਵਾ ਕੀਤੀ, _ਤਦ (ਜਾ _ਕੇ) ਗੁਰੂਦੇਵ ਪ੍ਰਸੰਨ _ਹੋਏ।੩੧। 

ਜਦ ਦੇਵੀ ਨੇ (ਕਾਲ ਪੁਰਖ ਦੀ ਸੇਵਾ ਦਾ) ਭੇਦ ਦਸ ਦਿੱਤਾ, ਤਦ ਬੁਹਮਾ ਨੇ 


(ਚਿਤ _ਲਗਾ ਕੇ) ਸੇਵਾ _ਕੀਤੀ। ਜਦ _ਚਿਤ ਲਗਾ _ਕੇ ਸੇਵਾ ਕੀਤੀ, ਤਦ ਹਰਿ ਰਾਇ 
(ਪ੍ਰਭੂ) _ ਪ੍ਰਸੰਨ _ਹੋ__ਗਏ।੩੨। 


ਤਦ ਇਸ ਤਰ੍ਹਾਂ (ਦੀ ਬਾਣੀ) ਦਾ ਉਚਾਰ ਹੋਇਆ (ਭਾਵ--ਆਕਾਸ਼ ਬਾਣੀ 
ਹੋਈ--) (ਹੇ ਬੁਹਮਾ!) ਮੈਂ ਹੰਕਾਰ ਨੂੰ ਖ਼ਤਮ _ਕਰਨ _ਵਾਲਾ _ਹਾਂ। ਮੈਂ ਕਿਸੇ ਦਾ ਹੰਕਾਰ 
ਨਹੀਂ ਛਡਿਆ ਹੈ। _ਸਭ ਨੂੰ ਮਰੋੜ _ਕੇ ਆਪਣੇ ਅਧੀਨ _ਕਰ _ਲਿਆ ਹੈ।੩੩। 


੧੨0 


ਸੀ _ਦਸਮ-ਗ੍ਰੰਥ _ਸਾਹਿਬ 


ਤੈ ਗਰਬ ਕੀਨ ਸੁ _ਕਾਹਿ। ਨਹਿ ਮੋਹ ਭਾਵਤ ਤਾਹਿ। 

ਅਬ ਕਹੋ ਏਕ ਬਿਚਾਰ। ਜਿਮਿ ਹੋਇ ਤੋਹਿ ਉਧਾਰ। ੩੪। 
ਧਰਿ ਸਪਤ ਭੂਮਿ ਵਤਾਰ। ਤਬ ਹੋਇ ਤੋਹਿ ਉਧਾਰਿ। 

ਸੋਈ ਮਾਨ ਬੁਹਮਾ _ਲੀਨ। _ਧਰਿ ਜਨਮ _ਜਗਤਿ _ਨਵੀਨ। _੩੫। 
ਮੁਰਿ ਨਿੰਦ ਉਸਤਤਿ _ਤੂਲਿ। ਇਮਿ ਜਾਨਿ _ਜੀਯ ਜਿਨਿ ਭੂਲਿ। 
ਇਕ ਕਹੋ ਔਰ ਬਿਚਾਰ। ਸੁਨਿ ਲੇਹੁ ਬੁਹਮ ਕੁਮਾਰ। ੩੬। 


ਇਕ ਬਿਸਨੁ ਮੋਹਿ ਧਿਆਨ। ਬਹੁ ਸੇਵਿ ਮੋਹਿ ਰਿਝਾਨ। 
ਤਿਨਿ ਮਾਗਿਆ ਬਰ _ਐਸ। ਮਮ ਦੀਨ ਤਾ ਕਹੁ ਤੈਸ। ੩੭। 


ਮਮ ਤਾਸ ਭੇਦ ਨ ਕੋਇ। ਸਬ ਲੋਕ ਜਾਨਤ ਸੋਇ। 
ਤਿਹ ਜਾਨ ਹੈ ਕਰਤਾਰ। ਸਬ ਲੋਕ ਅਲੋਕ ਪਹਾਰ। _੩੮। 
ਜਬ ਜਬ ਧਰੇ ਬਪੁ ਸੋਇ। ਜੋ ਜੋ ਪਰਾਕ੍ਰਮ ਹੋਇ। 

ਸੋ ਸੋ ਕਥੋ ਅਬਿਚਾਰ। ਸੁਨਿ ਲੇਹੁ ਬੂਹਮ ਕੁਮਾਰ। ੩੯। 


ਨਰਾਜ ਛੱਦ 
ਸੁ ਧਾਰਿ ਮਾਨੁਖੀ ਬਪੂੰ ਸੰਭਾਰਿ ਰਾਮ ਜਾਗਿ_ਹੈ। 
ਬਿਸਾਰਿ _ਸਸਤ੍ਹ _ਅਸਤੁਣੈ ਜੁਝਾਰ ਸਤ੍ਹ ਭਾਗਿ ਹੈ। 
ਬਿਚਾਰ ਜੌਨ ਜੌਨ ਭਯੋ _ਸੁਧਾਰਿ ਸਰਬ ਭਾਖੀਯੋ। 
ਹਜਾਰ ਕੋਊ ਨ ਕਿਯੋ ਕਰੋ ਬਿਚਾਰਿ ਸਬਦ ਰਾਖੀਯੋ। ੪0। 


ਚਿਤਾਰਿ ਬੈਣ ਵਾਕਿਸੈ ਬਿਚਾਰਿ ਬਾਲਮੀਕ ਭਯੋ। 
ਜੁਝਾਰ ਰਾਮਚੰਦੂ ਕੋ _ਬਿਚਾਰ ਚਾਰੁ _ਉਚਰ੍ਯੋ। 
ਸੁ ਸਪਤ ਕਾਂਡਣੋ _ਕਥ੍ਯੋ _ਅਸਕਤ ਲੋਕੁ ਹੁਇ ਰਹ੍ਯੋ। 


ਉਤਾਰ _ਚਤੁਆਨਨੋ _ਸੁਧਾਰਿ _ਐਸ ਕੈ _ਕਹ੍ਯੋ। _੪੧। 


/ਇਤ ਤਾੰ _ਲੰਚਤ੍ਹ ਨਾਟਕ ਯੁੱਲੇ _ਠੁਹਆਾ ਪੁੱਤ ##ੰਨਆ _ਨ%੫ਤੀ/ 
ਨਰਾਜ _ਛੱਟਾ 
ਸੁ ਧਾਰਿ ਅਵਤਾਰ ਕੋ ਬਿਚਾਰ ਦੂਜ ਭਾਖਿ ਹੈ। 
ਬਿਸੇਖ ਚਤ੍ਰਾਨ ਕੇ ਅਸੇਖ ਸ੍ਹਾਦ ਚਾਖਿ ਹੈ। 
ਅਕਰਖ _ਦੇਵਿ _ਕਾਲਿਕਾ _ਅਨਿਰਖ ਸਬਦ _ਉਚਰੋ। 
ਸੁ ਬੀਨ ਬੀਨ ਕੈ ਬਡੇ ਪ੍ਰਾਬੀਨ ਅਛੂਰ ਕੋ _ਧਰੋ। ੧। 


ਬ੍ਰਹਮਾ ਅਵਤਾਰ '.% 


ਤੂੰ ਕਿਸ ਲਈ ਹੰਕਾਰ _ਕੀਤਾ _ਹੈ। _ਇਸ _ਲਈ (ਤੂੰ) ਮੈਨੂੰ ਚੰਗਾ ਨਹੀਂ _ਲਗਾ। 
ਹੁਣ ਇਕ _ ਵਿਚਾਰ _ (ਜੁਗਤ) ਕਹਿੰਦਾ _ਹਾਂ, _ਜਿਸ _ ਤਰ੍ਹਾਂ _ਤੇਰਾ _ਉੱਧਾਰ _ਹੋਵੇਗਾ।੩੪। 

(ਤੂੰ) ਧਰਤੀ ਉਤੇ ਜਾ ਕੇ ਸੱਤ ਅਵਤਾਰ _ਧਾਰਨ _ਕਰ, _ਤਦ ਤੇਰਾ _ਉੱਧਾਰ ਹੋਵੇਗਾ। 
ਉਹ (ਆਗਿਆ) ਬੁਹਮਾ ਨੇ ਮੌਨ ਲਈ ਅਤੇ ਜਗਤ _ਵਿਚ ਨਵੇਂ ਜਨਮ ਧਾਰਨ _ਕੀਤੇ।੩੫। 

ਮੇਰੇ ਲਈ ਨਿੰਦਿਆ ਅਤੇ _ਉਸਤਤ _ਇਕ-ਸਮਾਨ _ਹਨ। _ਇਸ _ਤਰ੍ਹਾਂ ਚਿਤ _ਵਿਚ 
ਜਾਣ ਲੈ, ਭੁਲੀਂ ਨ। ਇਕ ਹੋਰ ਵਿਚਾਰ ਕਹਿੰਦਾ ਹਾਂ। ਹੇ ਬੁਹਮਾ ਪੁੱਤਰ! (ਧਿਆਨ ਨਾਲ) 
ਸੁਣ ਲੈ।੩੬। 

ਇਕ ਵਿਸ਼ਣੂ (ਨਾਂ ਦੇ ਦੇਵਤਾ) ਨੇ ਵੀ ਮੇਰਾ ਧਿਆਨ (ਕੀਤਾ ਸੀ) ਅਤੇ ਬਹੁਤ ਸੇਵਾ 
ਕਰ ਕੇ ਮੈਨੂੰ ਰਿਝਾਇਆ ਸੀ। ਉਸ ਨੇ ਇਸ ਤਰ੍ਹਾਂ ਦਾ ਵਰ ਮੰਗਿਆ ਸੀ ਅਤੇ ਮੈਂ ਉਸ ਨੂੰ 
ਉਸੇ ਤਰ੍ਹਾਂ ਦਾ (ਵਰ) ਦੇ ਦਿੱਤਾ ਸੀ।੩੭। 

ਮੇਰੇ ਅਤੇ ਉਸ ਵਿਚ ਕੋਈ ਭੇਦ ਨਹੀਂ ਹੈ। ਇਸ (ਤੱਥ) ਨੂੰ ਸਾਰੇ ਲੋਕ ਜਾਣਦੇ 
ਹਨ। ਉਸੇ ਨੂੰ (ਲੋਕੀਂ) ਸਾਰੇ _ਲੋਕ-ਪਰਲੋਕ _ਅਤੇ ਪਰਬਤਾਂ _ਦਾ _ਕਰਤਾ ਸਮਝਦੇ _ਹਨ।੩੮। 

ਜਦੋਂ ਜਦੋਂ _ਉਹ _(ਵਿਸ਼ਣੂ) ਕੋਈ ਸ਼ਰੀਰ (ਅਵਤਾਰ) ਧਾਰਨ _ਕਰੇਗਾ ਅਤੇ ਜੋ _ ਜੋ 
ਪਰਾਕ੍ਰਮ _ਕਰੇਗਾ, _(ਤੂੰ) _ਬਿਨਾ ਸੋਚੇ _ਉਸ _ਉਸ _(ਪਰਾਕ੍ਰਮ) _ਦਾ _ਕਥਨ _ਕਰ। _ਹੇ ਬ੍ਰਹਮਾ 
ਪੁੱਤਰ! _ (ਧਿਆਨ ਪੂਰਵਕ) _ਸੁਣ _ਲੈ।੩੯। 
ਨਰਾਜ _ਛੱਟਾ 

ਉਹ _(ਵਿਸ਼ਣੂ) ਮਨੁੱਖ _ਸ਼ਰੀਰ ਧਾਰ ਕੇ ਰਾਮ (ਰੂ 
ਹੋਵੇਗਾ। _(ਉਸ _ਅਗੇ) ਜੁਝਾਰੂ _ਵੈਰੀ _ਵੀ ਸ਼ਸਤ੍ਰਾਂ _ਅਸਤ੍ਰਾਂ 
ਜੋ ਜੋ (ਉਸ ਪਾਸੋਂ ਪਰਾਕ੍ਰਮ ਹੋਣਗੇ), ਉਨ੍ਹਾਂ ਸਾਰਿਆਂ ਦਾ ਵਿਚਾਰ ਪੂਰਵਕ _ਸੁਧਾਰ ਕੇ 
ਵਰਣਨ _ਕਰਨਾ। _(ਉਹ ਭਾਵੇਂ) ਹਜ਼ਾਰ ਕੌਤਕ ਕਿਉਂ ਨ ਕਰੇ, (ਉਨ੍ਹਾਂ ਨੂੰ) ਵਿਚਾਰ ਪੂਰਵਕ 
ਸ਼ਬਦਾਂ ਵਿਚ ਗੁੰਦਣਾ।੪80। 

ਬ੍ਰਹਮਾ _('ਵਾਕਿਸੈ”) ਨੇ ਆਕਾਸ਼ _ਬਾਣੀ ਦੇ ਬੋਲਾਂ ਨੂੰ ਯਾਦ ਕਰ _ਕੇ ਵਿਚਾਰਵਾਨ 
ਬਾਲਮੀਕ ਦੇ ਰੂਪ _ਵਿਚ ਪ੍ਰਗਟ _ਹੋਇਆ। ਸ੍ਰੀ ਰਾਮ ਚੰਦਰ ਦੇ ਯੁੱਧ ਨੂੰ ਸੁੰਦਰ ਵਿਚਾਰ 
ਨਾਲ _ਕਥਨ _ਕੀਤਾ। _ਉਸ _(ਕਥਾ) ਨੂੰ ਸੱਤ ਕਾਂਡਾਂ ਵਿਚ ਬਿਆਨ ਕੀਤਾ (ਜਿਸ ਨੂੰ ਪੜ੍ਹ 
ਕੇ) ਲੋਕੀਂ ਮੋਹਿਤ ਹੋ ਗਏ। ਇਹ ਚੌ-ਮੁਖੀਏ ਬੂਹਮਾ ਦਾ ਅਵਤਾਰ _ਸੀ। (ਇਸ ਨੂੰ) 
ਤਰ੍ਹਾਂ ਸੁਧਾਰ _ਕੇ _ ਕਥਨ _ ਕੀਤਾ _ਹੈ।੪੧। 

/ਏਲੇ _ਛੰਦ੍ਤ _ਨਟਕਾ ਕੁੰਥ ਦੀ _ਲੂਹਆ ਪੁਤ #ਆੰਨਆ ਦੀ _ਨਆਘਤਾੰ/ 

ਨਰਾਜ ਛੰਦ 

ਉਸ (ਬ੍ਰਹਮਾ) ਨੇ _ਅਵਤਾਰ _ਧਾਰਨ _ਕਰ _ਕੇ ਵਿਚਾਰ ਪੂਰਵਕ (ਉਸ _ਦੀ ਕਥਾ 
ਦਾ) ਹੋਰ ਢੰਗ _ਨਾਲ _ਵਰਣਨ _ਕੀਤਾ _ਹੈ। ਵਿਸ਼ੇਸ਼ ਪੁਕਾਰ ਦੀਆਂ _ਚਤੁਰਾਈਆਂ _(ਸਿਆਣਪਾਂ) 
ਦਾ ਅਦੁੱਤੀ ('ਅਸੇਖ”) ਸੁਆਦ ਚਖਾਇਆ _ਹੈ। ਦੇਵੀ _ਕਾਲਿਕਾ ਨੂੰ 
ਆਕਰਸ਼ਿਤ (ਆਕਰਖ”) ਕਰ ਕੇ ਅਦਭੁਤ ਸ਼ਬਦਾਂ ਦਾ ਉਚਾਰਨ ਕੀਤਾ _ਹੈ। _ਉਸ _ਨੇ ਚੁਣ- 
ਚੁਣ ਕੇ ਬੜੇ ਢੁੱਕਵੇਂ' _ਔਖਰਾਂ (ਸ਼ਬਦਾਂ) _ਨੂੰ _ਸੈਯੋਜਿਤ _ਕੀਤਾ _ਹੈ।੧। 


ਹ 
3 


੧੨੨ 


ਸੀ _ਦਸਮ-ਗ੍ਰੰਥ _ਸਾਹਿਬ 


ਬਿਚਾਰਿ ਆਦਿ ਈਸੂਰੀ ਅਪਾਰ ਸਬਦੁ _ਰਾਖੀਐ। 
ਚਿਤਾਰਿ ਕ੍ਰਿਪਾ ਕਾਲ ਕੀ ਜੁ _ਚਾਹੀਐ ਸੁ _ਭਾਖੀਐ। 
ਨ ਸੰਕ ਚਿਤਿ ਆਨੀਐ ਬਨਾਇ ਆਪ ਲੇਹਗੇ। 
ਸੁ ਕ੍ਰਿਤ ਕਾਬਿ ਕ੍ਰਿਤ ਕੀ ਕਬੀਸ ਔਰ ਦੇਹਗੇ। ੨। 
ਸਮਾਨ ਗੁੰਗ ਕੇ ਕਵਿ ਸੁ ਕੈਸੇ ਕਾਬਿ ਭਾਖ ਹੈ। 
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ। 
ਸੁ ਭਾਖ੍ਯ _ਕਉਮਦੀ ਪੜੇ ਗੁਨੀ ਅਸੇਖ ਰੀਝ ਹੈ। 
ਬਿਚਾਰਿ ਆਪਨੀ ਕ੍ਰਿਤ ਬਿਸੇਖ ਚਿਤਿ ਖੀਝਿ ਹੈ। ੩। 
ਬਚਿਤ੍ਰ _ਕਾਬ੍ਯ _ਕੀ ਕਥਾ ਪਵਿਤ੍ਰ ਆਜ _ਭਾਖੀਐ। 
ਸੁ ਸਿਧ ਬ੍ਰਿਧ ਦਾਇਨੀ ਸਮਿ੍ਰਿਧ ਬੈਨ _ਰਾਖੀਐ। 
ਪਵਿਤ੍ਰ _ਨਿਰਮਲੀ ਮਹਾ ਬਚਿਤਰ _ਕਾਬ੍ਯ _ਕਥੀਐ। 
ਪਵਿਤਰ ਸਬਦ ਊਪਜੈ _ਚਰਿਤੁ ਕੌ ਨ ਕਿਜੀਐ। ੪। 
ਸੁ ਸੇਵ ਕਾਲ ਦੇਵ ਕੀ ਅਭੇਵ ਜਾਨਿ _ਕੀਜੀਐ। 
ਪ੍ਰਭਾਤ ਉਠਿ ਤਾਸੁ ਕੋ _ਮਹਾਤ ਨਾਮ _ਲੀਜੀਐ। 
ਅਸੰਖ _ਦਾਨ ਦੇਹਿਗੋ ਦੁਰੰਤ ਸਤ੍ਰ _ਘਾਇ ਹੈ। 
ਸੁ ਪਾਨ ਰਾਖਿ _ਆਪਨੋ ਅਜਾਨ ਕੋ _ਬਚਾਇ ਹੈ। ੫। 
ਨ ਸੰਤ ਬਾਰ ਬਾਕਿ ਹੈ ਅਸੰਤ ਜੂਝਿ ਹੈ ਬਲੀ। 
ਬਿਸੇਖ ਸੈਨ _ਭਾਜ ਹੈ _ਸਿਤੰਸ ਰੇਣ ਨਿਰਦਲੀ। 
ਕਿ ਆਨਿ ਆਪੁ ਹਾਥ ਦੈ ਬਚਾਇ ਮੋਹਿ ਲੇਹਿੰਗੇ। 
ਦੁਰੰਤ ਘਾਟ ਅਉਘਟੇ ਕਿ ਦੇਖਨੈ ਨ ਦੇਹਿੰਗੇ। ੬। 


/ਏ/ਤ _#ਵਤਾਰ _ਠਾਲਆੰਕ _/ਰਸਆ ਨਆਆ੫ਤੰ/ _5/ 
ਦੁਤੀਯਾ ਅਵਤਾਰ ਬੁਹਮਾ ਕਸਪ ਕਥਨੰ 
ਪਾਸੜਾ _ਛੰਟਾ 


ਪੂਨਿ ਧਰਾ ਬ੍ਰਹਮ ਕਸਪ _ਵਤਾਰ। ਸੂਤਿ ਕਰੇ ਪਾਠ ਤ੍ਰੀਅ ਬਰੀ ਚਾਰ। 
ਮਥਨੀ ਸ੍ਰਿਸਟਿ ਕੀਨੀ ਪੁਗਾਸ। _ਉਪਜਾਇ ਦੇਵ ਦਾਨਵ ਸੁ _ਬਾਸ। _੭। 


ਜੋ ਭਏ ਰਿਖਿ ਹੈ ਗੇ ਵਤਾਰ। ਤਿਨ ਕੋ ਬਿਚਾਰ ਕਿਨੋ ਬਿਚਾਰ। 
ਸੂਤਿ ਕਰੇ ਬੇਦ ਅਰੁ ਧਰੇ ਅਰਥ। ਕਰ ਦਏ ਦੂਰ ਭੂਅ ਕੇ ਅਨਰਥ। ੮। 


ਇਹ ਭਾਤਿ ਕੀਨ ਦੂਸੂ ਵਤਾਰ। ਅਬ ਕਹੋ _ਤੋਹਿ ਤੀਸੂ _ਬਿਚਾਰ। 
ਜਿਹ ਭਾਤਿ ਧਰ੍ਯੋ ਬਪੁ ਬੂਹਮ ਰਾਇ। ਸਭ _ਕਹ੍ਯੋ ਤਾਹਿ ਨੀਕੇ ਸੁਭਾਇ। ੯। 


/ਇਤ ਤਾੰ _ਲੰਝਤੂ ਨਾਟਕ _ਕੁੰਲੇ _ਏਤੀਯ %ਵਤਾਨੇ _ਲ੍ਰਹਆ ਕਲਮ _ਨਆਘਤੰ/ _੨/ 


ਬ੍ਰਹਮਾ ਅਵਤਾਰ ੧੨੨੩ 
(ਫਿਰ) ਅਪਾਰ ਸ਼ਬਦਾਂ _ਦੀ _ਯੋਜਨਾ _ਕੀਤੀ 


ਚਿਤ ਵਿਚ ਕੋਈ ਸੰਕਾ ਨਹੀਂ `ਲਿਆਣੀ ਚਾਹੀਦੀ, (ਪ੍ਰਭੂ) ਆਪ ਹੀ ਸੰਵਾਰਨ (ਦੀ _ਸ਼ਕਤੀ 
: ਉਸ ਦੇ ਕੀਤੇ 


ਦੇਣਗੇ)। ਹੋਏ ਕਾਵਿ ਦਾ ਯਸ਼ ਹੋਰ ਕਵੀ ਜਨ _ਕਰਨਗੇ।੨। 

ਕਵੀ _(ਬਾਲਮੀਕ) _ਗੁੰਗੇ ਦੇ _ਸਮਾਨ ਹੈ, ਕਿਸ ਤਰ੍ਹਾਂ ਕਵਿਤਾ _ਉਚਾਰੇਗਾ। _(ਪਰ) 
ਕਾਲ ਪੁਰਖ ਦੀ ਕ੍ਰਿਪਾ ਨਾਲ (ਉਸ ਨੇ) ਗ੍ਰੰਥ ਬਣਾ ਦਿੱਤਾ ਹੈ। ਉਸ ਨੂੰ (ਵੇਦਾਂ ਦੇ) ਭਾਸ਼ 
ਅਤੇ ਕੌਮਦੀ ਨੂੰ ਪੜ੍ਹੇ 


ਹੋਏ ਗੁਣੀ ਜਨ (ਵਾਚ ਕੇ) ਵਿਸ਼ੇਸ਼ ਰੂਪ _ਵਿਚ ਪ੍ਰਸੰਨ ਹੁੰਦੇ `ਹਨ। 
ਨ 


ਦੇਣ 
ਰਖੇ ਹੋਏ ਹਨ। (ਬਾਲਮੀਕ ਨੇ ਜਿਸ) ਵਿਚਿਤੁ _ਕਾਵਿ ਦਾ ਕਥਨ 
ਹੀ ਪਵਿਤ੍ਰ ਅਤੇ ਨਿਰਮਲ ਹੈ। (ਉਸ ਵਿਚੋਂ) ਪਵਿਤ੍ਰ ਸ਼ਬਦ ਪੈਦਾ 
ਚਰਿਤੁ _(ਭਾਵ--ਰਾਮ _ਦੇ ਸਰੂਪ _ਦੀ ਉਪਮਾ) _ਨਹੀਂ ਕੀਤੀ _ਜਾ __ ਸਕਦੀ।੪। 
ਇਸ ਲਈ _ਕਾਲ ਪੁਰਖ ਨੂੰ _'ਅਭੇਵ” ਜਾਣ ਕੇ ਸੇਵਾ ਕਰਨੀ ਚਾਹੀਦੀ ਹੈ। ਪ੍ਰਭਾਤ 
ਵੇਲੇ ਉਠ ਕੇ ਉਸ ਦੇ ਮਹਾਨ ਨਾਮ _ਦਾ ਸਿਮਰਨ ਕਰਨਾ ਚਾਹੀਦਾ ਹੈ। (ਉਸ ਦੇ ਨਾਮ- 
ਲੇਵਾ) ਬੇਅੰਤ _ਵੈਰੀਆਂ ਨੂੰ ਮਾਰ _ਕੇ ਅਸੰਖ _(ਲੋਕਾਂ ਨੂੰ) ਦਾਨ _ਦੇਣਗੇ। _(ਉਸ) _ਅਜਾਣ 


ਨੂੰ _(ਕਾਲ ਪੁਰਖ) _ ਆਪਣਾ _ਹੱਥ _ਦੇ _ਕੇ _ਬਚਾਉਣਗੇ।੫। 

ਸੰਤਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਹੈ ਅਤੇ _ਅਸੰਤ ਸੂਰਮੇ ਜੂਝ _ਮਰਦੇ _ਹਨ। 
(ਉਨ੍ਹਾਂ ਦੀ) ਨ ਦਲੀ ਜਾ ਸਕਣ ਵਾਲੀ ਵਿਸ਼ੇਸ਼ ਸੈਨਾ _ਭਜ ਜਾਂਦੀ ਹੈ, (ਜਿਵੇਂ) _ਚੰਦੂਮਾ 
('ਸਿਤੰਸ”) ਦੀਆਂ ਕਿਰਨਾਂ (ਅਗੇ) ਰਾਤ (ਦਾ) ਹਨੇਰਾ ਖਤਮ _ਹੋ_ ਜਾਂਦਾ ਹੈ। (ਉਸ ਵੇਲੇ) 
ਪ੍ਰਭੂ ਆਪਣਾ ਹੱਥ _ਦੇ ਕੇ ਮੈਨੂੰ ਬਚਾ _ਲੈਣਗੇ। _ਬਹੁਤ ਔਖੀਆਂ ਘਟਨਾਵਾਂ ਨੂੰ ਨਹੀਂ ਘਟਣ 
ਦੇਣਗੇ _ਅਤੇ _ (ਵੈਰੀ ਨੂੰ) _ਦੇਖਣ ਵੀ ਨਹੀਂ _ਦੇਣਗੇ।੬। 


/ਏਥੇਂ ਪਰਲ _ਕਾਲਆੀਕ _#%ਫਵਤਾਰ ਦੀ _ਸਆਘਤ/5/ 


ਹੁਣ ਬੁਰਹਮਾ ਦੇ ਦੂਜੇ ਅਵਤਾਰ ਕਸ਼ਪ ਦਾ ਕਥਨ 


ਪਾਧੜਾਂ ਛੰਦ 


ਫਿਰ ਬੁਹਮਾ ਨੇ _ਕਸ਼ਪ ਅਵਤਾਰ _ਧਾਰਨ _ਕੀਤਾ। _(ਉਹ) ਵੇਦਾਂ ਦਾ ਪਾਠ _ਕਰਦਾ 
ਸੀ ਅਤੇ ਚਾਰ ਇਸਤਰੀਆਂ _ਵਿਆਹੀਆਂ _ਸਨ। _(ਉਸ ਨੇ) ਮੈਥਨ ਦੁਆਰਾ ਸ੍ਰਿਸ਼ਟੀ ਪੈਦਾ 
ਕਰ ਕੇ ਪੁਕਾਸ਼ਿਤ ਕੀਤੀ ਸੀ। ਉਸ ਨੇ ਦੇਵਤੇ, ਦੈਂਤ ਅਤੇ ਨਗਰ (“ਬਾਸ”) ਸਿਰਜੇ ਸਨ।੭। 

ਜੋ ਰਿਸ਼ੀ (ਕਸ਼ਪ) ਹੋਏ, ਉਹ _ਅਵਤਾਰ ਹੋ ਗਏ; ਉਨ੍ਹਾਂ ਦੇ ਵਿਚਾਰ ਨੂੰ ਵਿਚਾਰ 
ਪੂਰਵਕ ਪ੍ਰਗਟ _ਕੀਤਾ ਹੈ। _ਉਸ _ਨੇ _ਸੂਤੀਆਂ ਤੋਂ ਵੇਦ ਬਣਾਏ ਅਤੇ ਉਨ੍ਹਾਂ ਵਿਚ ਅਰਥ 
ਭਰੇ _ਅਤੇ _ਧਰਤੀ ਦੇ ਅਨਰਥ _ ਦੂਰ _ਕਰ _ਦਿੱਤੇ।੮। 

ਇਸ ਤਰ੍ਹਾਂ (ਬ੍ਰਹਮਾ ਨੇ) ਦੂਜਾ _ਅਵਤਾਰ _ਧਾਰਨ _ਕੀਤਾ। _ਹੁਣ (ਮੈਂ) ਤੈਨੂੰ ਤੀਜੇ 
(ਅਵਤਾਰ _ਦਾ ਕਥਾ ਪ੍ਰਸੰਗ) _ਵਿਚਾਰ ਕੇ _ਕਹਿੰਦਾ ਹਾਂ। ਜਿਸ ਤਰ੍ਹਾਂ ਬ੍ਰਹਮਾ ਨੇ _(ਤੀਜਾ) 
ਰੂਪ _ਧਾਰਨ _ਕੀਤਾ _ਹੈ ਉਸ ਨੂੰ ਬੜੇ ਚੰਗੇ _ਢੋਗ _ਨਾਲ _ਕਹਿੰਦਾ _ਹਾਂ।੯। 

/ਏਥੋ ਨਾ ਲਾਝੜ੍ਹ ਨਾਟਕ ਗੁੱਲ ਦੈ ਠ੍ਰਹਆ ਦੇ ਦੁਜੇ %ਵਤਾਰ ਕਲਮ ਦੀ _ਸਮ੫ਤੀ/>/ 


੧੨੪ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਤ੍ਰਿਤਿਆ ਅਵਤਾਰ ਸੁਕ੍ਰ _ਕਥਨੰ 
ਧੜਾ ਛੰਦ 
ਪੁਨਿ ਧਰਾ ਤੀਸਰ ਇਹ ਭਾਤਿ ਰੂਪ। ਜਗਿ ਭਯੋ ਆਨ ਕਰਿ ਦੈਤ ਭੂਪ। 
ਤਬ ਦੇਬ ਬੰਸ ਪੁਚੁਰ੍ਯੋ ਅਪਾਰ। ਕੀਨੇ ਸੁ ਰਾਜ ਪ੍ਰਿਥਮੀ ਸੁਧਾਰਿ। ੧। 


ਬਡ ਪੁਤ੍ਰ ਜਾਨਿ _ਕਿਨੀ ਸਹਾਇ। _ਤੀਸਰ ਅਵਤਾਰ ਭਇਓ ਸੁਕ _ਰਾਇ। 
ਨਿੰਦਾ ਬ੍ਯਾਜ _ਉਸਤਤੀ _ਕੀਨ। _ਲਖਿ ਤਾਸੁ ਦੇਵਤਾ ਭਏ ਛੀਨ। _੨। 


/ਏਤ ਨੰ ਲਾਚਤੁ ਨਾਟਕ _ਨੰਥੇ _,ਤਤੀਆ %ਵਤਾਰ _ਠੁਹਆ _ਨਕ੍ਹਾ_ ਨ#੫ਤੰ/ _੨/ 
ਅਥ _ਚਤੁਰਥ ਬ੍ਰਹਮਾ _ਬਚੇਸ _ਕਥਨੰ 
ਆਾਧੜਾ ਛੰਟਾ 


ਮਿਲਿ ਦੀਨ ਦੇਵਤਾ ਲਗੇ ਸੇਵ। ਬੀਤੇ ਸੋ ਬਰਖ _ਰੀਝੇ ਗੁਰਦੇਵ। 
ਤਬ ਧਰਾ ਰੂਪ ਬਾਚੇਸ ਆਨਿ। ਜੀਤਾ ਸੁਰੇਸ ਭਈ ਅਸੁਰ ਹਾਨਿ। ੩। 


ਇਹ ਭਾਤਿ ਧਰਾ ਚਤੁਰਥ _ਵਤਾਰ। ਜੀਤਾ ਸੁਰੇਸ ਹਾਰੇ _ਦਿਵਾਰ। 
ਉਠਿ ਦੇਵ ਸੇਵ ਲਾਗੇ ਸੁ ਸਰਬ। ਧਰਿ ਨੀਚ ਨੈਨ ਕਰਿ ਦੂਰ ਗਰਬ। ੪। 


/ਇਤ ਮੰ _ਲੰਚੜ੍ਹ _ਨਾਟਕਾ _ਗੁੰਲੇਂ _ਦਤੁਰਲ _#ਵਤਾਰ _ਠਹਆ ਕਲੇਸ਼ _%#੫ਤੰ/ 8 
ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ 
ਮਨੁ ਰਾਜਾ ਕੋ ਰਾਜ ਕਥਨੰ 
ਪਾਹੜਾ? ਛੱਟਾ 
ਤ੍ਰੇਤਾ ਬਿਤੀਤ ਜੁਗ _ਦੁਆਪੁਰਾਨ। ਬਹੁ __ਭਾਤਿ ਦੇਖ _ਖੇਲੇ _ਖਿਲਾਨ। 
ਜਬ ਭਯੋ _ਆਨਿ ਕ੍ਰਿਸ਼ਨਾਵਤਾਰ। ਤਬ _ਭਏ ਬ੍ਯਾਸ ਮੁਖ ਆਨਿ _ਚਾਰ। _੫। 


ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ। ਤੇ ਤੇ ਭਨੇ ਸੁ ਸਾਰਦਾ ਤੇਵ। 
ਅਬ ਕਹੋ ਤਉਨ ਸੈਛੇਪ ਠਾਨਿ। ਜਿਹ ਭਾਤਿ ਕੀਨ ਸ੍ਰੀ _ਅਭਿਰਾਮ। ੬। 


ਜਿਹ ਭਾਤਿ ਕਥਿ ਕੀਨੋ ਪਸਾਰ। ਤਿਹ ਭਾਤਿ ਕਾਬਿ ਕਥਿ ਹੈ ਬਿਚਾਰ। 
ਕਹੋਂ _ਜੈਸ _ਕਾਬ੍ਯ _ਕਹਿਯੋ ਬ੍ਯਾਸ। _ਤਉਨੇ _ਕਥਾਨ _ਕਥੋ_ਪ੍ਰਭਾਸ। _੭। 


ਬ੍ਰਹਮਾ ਅਵਤਾਰ ੧੨੫ 


ਹੁਣ ਤੀਜੇ ਅਵਤਾਰ ਸੁਕੂ _`ਦਾ ਕਥਨ 

ਪਾਧੜ? _ਛੰਟਾ 

ਫਿਰ ਇਸ ਤਰ੍ਹਾਂ _(ਬੁਹਮਾ ਨੇ) ਤੀਜਾ ਰੂਪ (ਅਵਤਾਰ) _ਧਾਰਨ _ਕੀਤਾ। ਜਗਤ _ਵਿਚ 
ਦੈਂਤ ਰਾਜੇ _ਬਣ _ਗਏ। _ਤਦ ਦੈੱਤਾਂ ਦਾ ਵੰਸ਼ ਬਹੁਤ ਅਧਿਕ _ਪਸਰ _ਗਿਆ। (ਉਨ੍ਹਾਂ ` ਨੇ) 
ਬੜੀ _ਚੰਗੀ ਤਰ੍ਹਾਂ ਪ੍ਰਿਥਵੀ _ਉਤੇ _ ਰਾਜ _ਕੀਤਾ।੧। 

ਉਸ ਨੂੰ ਵੱਡਾ ਪੁੱਤਰ ਜਾਣ ਕੇ _(ਕਸ਼ਪ ਨੇ ਉਸ ਦੀ) ਸਹਾਇਤਾ ਕੀਤੀ (ਅਤੇ 
ਇਸ ਤਰ੍ਹਾਂ `ਬੂਹਮਾ _ਦਾ) _ਤੀਜਾ _ਅਵਤਾਰ _'ਸੁਕਰ _ਹੋਇਆ। _ਉਸ ਨੇ ਨਿੰਦਾ ਦੇ ਬਹਾਨੇ 
('ਬ੍ਯਾਜ”) (ਪ੍ਰਭੂ ਦੀ) _ਉਸਤਤ _ਕੀਤੀ। _ਉਸ ਨੂੰ ਵੇਖ ਕੇ ਦੇਵਤੇ ਕਮਜ਼ੋਰ _ਹੋ__ਗਏ।੨। 

/ਏਲੋਂ ਹੀ _ਲਾੰਝੜ੍ਹ _ਨਟਕਾ ਕੁੰਭ _ਠੁਹਆ ਦੇ ਤਨ? #ਵਤਾਰ ਨਕ ਲੀ _ਨ੫ਤ/=/ 

ਹੁਣ ਚੌਥਾ ਬੁਹਮਾ ਅਵਤਾਰ _“ਬਚੇਸ” ਦਾ ਕਥਨ 

ਪਾਧੜਾ _ਛੰਟਾ 

ਹੀਣੇ ਹੋ ਚੁਕੇ ਦੇਵਤੇ ਮਿਲ ਕੇ (ਕਾਲ ਪੁਰਖ ਦੀ) ਸੇਵਾ ਕਰਨ ਲਗੇ। ਸੌ ਵਰ੍ਹਿਆਂ 
ਦੇ ਬੀਤਣ ਤੋਂ ਬਾਦ ਗੁਰੂ ਦੇਵ ਪ੍ਰਸੰਨ ਹੋਏ। ਤਦ (ਬੂਹਮਾ ਨੇ) ਆ ਕੇ ਬਾਚੇਸ ਦਾ ਰੂਪ 
ਧਾਰਨ _ਕੀਤਾ। _ (ਜਿਸ _ਦੇ ਫਲਸਰੂਪ) _ਇੰਦਰ _ਜਿਤ _ਗਿਆ _ ਅਤੇ _ਦੈੱਤਾਂ _ਦਾ ਨੁਕਸਾਨ 
ਹੋਇਆ।ਤ। 

ਇਸ ਤਰ੍ਹਾਂ (ਬ੍ਰਹਮਾ ਨੇ) ਚੌਥਾ _ਅਵਤਾਰ _ਧਾਰਨ _ਕੀਤਾ। _ਜਿਸ (ਕਰ ਕੇ) ਇੰਦਰ 
ਜਿਤ ਗਿਆ ਅਤੇ ਦੈਂਤ _('ਦਿਵਾਰ”) ਹਾਰ _ਗਏ। ਸਾਰੇ ਦੇਵਤੇ ਉਠ ਕੇ ਅੱਖਾਂ ਨੀਵੀਆਂ 
ਕਰ ਕੇ ਅਤੇ ਹੰਕਾਰ ਦੂਰ ਕਰ ਕੇ ਉਸ ਦੀ ਸੇਵਾ ਵਿਚ ਲਗ ਗਏ।੪। 

/ਟਲੋਂ _ਕੰਓਤ੍ਹ ਨਾਟਕ ਯੂੁੱਥ ਦੇ _ਠੁਹਆਾ ਦੇ ਚੱਲੋ _#ਵਤਾਰ _'ਕਾਲੋਨ” ਦੀ __ਨਆ੫ਤ/8/ 


ਹੁਣ ਬ੍ੁਹਮਾ ਦੇ ਪੰਜਵੇਂ ਅਵਤਾਰ ਬਿਆਸ ਦਾ ਪ੍ਰਸੰਗ 
ਮਨੁ ਰਾਜਾ ਦੇ ਰਾਜ ਦਾ ਕਥਨ 


ਆਾਧੜਾ ਛੱਟਾ 
ਤ੍ਰੇਤਾ _(ਯੁਗ) _ਬੀਤ _ਗਿਆ ਅਤੇ _ਦੁਆਪਰ _ਯੂਗ _ਆ _ਗਿਆ। (ਤਾਂ) ਬਹੁਤ ਤਰ੍ਹਾਂ 
ਦੀਆਂ _ਲੀਲਾਵਾਂ ਅਤੇ ਕੌਤਕ ਵੇਖੇ। ਜਦ ਕ੍ਰਿਸ਼ਨਾਵਤਾਰ ਆ ਕੇ ਹੋਏ, ਤਦ ਬੁਹਮਾ ਬਿਆਸ 


ਰੂਪ _ਵਿਚ ਆ _ਗਿਆ।੫। 

ਕ੍ਰਿਸ਼ਨ ਨੇ ਜੋ ਜੋ ਕੌਤਕ ਕੀਤੇ ਸਨ, ਉਹ _ਉਹ _ਸਾਰਦਾ ਦੇਵੀ ਨੇ _ਕਹਿ ਸੁਣਾਏ। 
(ਸੈਂ) ਹੁਣ ਉਨ੍ਹਾਂ ਨੂੰ ਸੈਖੇਪ _ਵਿਚ ਕਹਿੰਦਾ ਹਾਂ, ਜਿਸ ਤਰ੍ਹਾਂ _ਦੇ _ਸ਼ੋਭਾਸ਼ਾਲੀ (ਕ੍ਰਿਸ਼ਨ) ਨੇ 
(ਕੌਤਕ) ਕੀਤੇ _ ਸਨ।੬। 

ਜਿਸ ਤਰ੍ਹਾਂ ਵਿਸਥਾਰ ਨਾਲ _ਕਥਨ ਕੀਤੇ ਗਏ ਸਨ, ਉਸੇ ਤਰ੍ਹਾਂ (ਬਿਆਸ ਨੇ) ਕਾਵਿ 
ਵਿਚ ਵਿਚਾਰ ਪੂਰਵਕ ਪ੍ਰਗਟ _ਕੀਤੇ _ਹਨ। _ਜਿਸ ਤਰ੍ਹਾਂ ਬਿਆਸ ਨੇ ਕਾਵਿ ਰਚਨਾ _ਕੀਤੀ 
ਹੈ, ਉਸੇ ਕਥਾ ਨੂੰ ਪ੍ਰਭਾ ਸਹਿਤ _(ਅਰਥਾਤ--ਚਮਤਕਾਰ _ਪੂਰਨ ਢੰਗ _ਨਾਲ) _(ਮੈਂ) ਬਿਆਨ 
ਕਰਦਾ ਹਾਂ।੭। 


੧੨੬ 


ਸੀ _ਦਸਮ-ਗ੍ਰੰਥ _ਸਾਹਿਬ 


ਜੇ ਭਏ ਭੂਪ ਭੂਅ ਮੋ ਮਹਾਨ। ਤਿਨ ਕੋ ਸੁਜਾਨ ਕਥਤ _ਕਹਾਨ। 
ਕਹ ਲਗੇ ਤਾਸਿ ਕਿਜੈ ਬਿਚਾਰੁ। ਸੁਣਿ ਲੇਹੁ ਬੈਣ ਸੈਛੇਪ ਯਾਰ। ੮। 


ਜੇ ਭਏ ਭੂਪ ਤੇ ਕਹੇ ਬ੍ਯਾਸ। ਹੋਵਤ ਪੁਰਾਣ ਤੇ ਨਾਮ ਭਾਸ। 
ਮਨ ਭਯੋ ਰਾਜ ਮਹਿ ਕੋ _ਭੂਆਰ। _ਖੜਗਨ ਸੁ _ਪਾਨਿ ਮਹਿਮਾ ਅਪਾਰ। ੯। 
ਮਾਨਵੀ ਸ੍ਰਿਸਟਿ _ਕਿਨੀ ਪ੍ਰਕਾਸ। _ਦਸ _ਚਾਰ _ਲੋਕ ਆਭਾ _ਅਭਾਸ। 


ਮਹਿਮਾ ਅਪਾਰ _ਬਰਨੇ ਸੁ _ਕਉਨ। ਸੁਣਿ ਸੁਵਣ ਕ੍ਰਿਤ ਹੁਇ ਰਹੈ ਮਉਨ। ੧0। 


ਦਸ ਚਾਰ ਚਾਰਿ ਬਿਦਿਆ ਨਿਧਾਨ। _ਅਰਿ _ਜੀਤਿ ਜੀਤਿ ਦਿਨੋ _ਨਿਸਾਨ। 
ਮੰਡੇ ਮਹੀਪ ਮਾਵਾਸ ਖੇਤਿ। _ਗਜੇ ਮਸਾਣ ਨਚੇ _ਪਰੇਤ। _੧੧। 


ਜਿਤੇ ਸੁ ਦੇਸ ਏਸੁਰ ਮਵਾਸ। ਕਿਨੇ ਖਰਾਬ ਖਾਨੇ ਖ੍ਹਾਸ। 
ਭੈਡੇ ਅਭੰਡ ਮੰਡੇ ਮਹੀਪ। ਦਿਨੇ ਨਿਕਾਰ ਛਿਨੇ ਸੁ _ਦੀਪ। ੧੨। 


ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ। ਮੋਰੇ ਅਮੋਰ ਜੋਧਾ _ਦੁਰਾਣ। 
ਚਲੇ ਅਚਲ ਮੰਡੇ ਅਮੰਡ। ਕਿਨੇ ਘਮੰਡ ਖੰਡੇ ਪ੍ਰਚੰਡ ੧੩। 
ਕਿਨੇ ਸੁ ਜੇਰ ਖੂਨੀ ਖਤ੍ਰੇਸ। ਮੰਡੇ ਮਹੀਪ ਮਾਵਾਸ ਦੇਸ। 


ਇਹ ਭਾਤਿ ਦੀਹ ਦੋਹੀ ਫਿਰਾਇ। ਮਾਨੀ ਸੁ ਮਾਨਿ ਮਨੁ ਰਾਜ ਰਾਇ। ੧੪। 


ਇਹ ਭਾਤਿ ਦੀਹ ਕਰਿ ਦੇਸ ਰਾਜ। ਬਹੁ ਕਰੇ ਜਗਿ ਅਰੁ ਹੋਮ ਸਾਜ। 
ਬਹੁ _ਭਾਤਿ ਸੂਰਣ ਕਰਿ ਕੈ ਸੁ ਦਾਨ। ਗੋਦਾਨ ਆਦਿ _ਬਿਧਵਤ _ਸਨਾਨ। _੧੫। 


ਜੋ ਹੁਤੀ ਜਗ ਅਰੁ ਬੇਦ ਰੀਤਿ। ਸੋ _ਕਰੀ ਸਰਬ ਨ੍ਰਿਪ ਲਾਇ ਪ੍ਰੀਤਿ। 
ਭੂਆ ਦਾਨ ਦਾਨ _ਰਤਨਾਦਿ ਆਦਿ। ਤਿਨ ਭਾਤਿ ਭਾਤਿ ਲਿਨੇ _ਸੁਵਾਦ। ੧੬। 


ਕਰਿ ਦੇਸ ਦੇਸ ਇਮਿ ਨੀਤਿ ਰਾਜ। ਬਹੁ _ਭਾਤਿ ਦਾਨ ਦੇ ਸਰਬ ਸਾਜ। 
ਹਸਤਾਦਿ _ਦਤ _ਬਾਜਾਦਿ ਮੇਧ। ਤੇ _ਭਾਤਿ ਭਾਤਿ ਕਿਨੇ ਨ੍ਰਿਪੇਧ”। ੧੭। 


ਬਹੁ ਸਾਜ ਬਾਜ ਦਿਨੇ ਦਿਜਾਨ। ਦਸ _ਚਾਰੁ _ਚਾਰੁ _ਬਿਦਿਆ ਸੁਜਾਨ। 
ਖਟ ਚਾਰ ਸਾਸਤ੍ਰ ਸਿੰਮ੍ਿਤ ਰਟੰਤ। ਕੋਕਾਦਿ ਭੇਦ ਬੀਨਾ _ਬਜੰਤ। ੧੮। 


ਬ੍ਰਹਮਾ ਅਵਤਾਰ ੧੨੭ 


ਸੁਜਾਨ ਕਵੀ (ਬਿਆਸ) ਨੇ ਕਹੀਆਂ _ਹਨ। ਉਨ੍ਹਾਂ ਦਾ ਵਿਚਾਰ _ਕਿਥੋਂ ਤਕ ਕੀਤਾ _ਜਾਏ। 
ਹੇ ਮਿਤਰੋ! (ਮੈਂ) _ਸੈਖੇਪ _ਵਿਚ ਕਹਿੰਦਾ ਹਾਂ, (ਧਿਆਨ _ਨਾਲ) _ਸੁਣ _ਲਵੋ।੮। 

ਜਿਹੜੇ _ਰਾਜੇ _ਹੋਏ ਹਨ, _ਉਹ ਬਿਆਸ ਨੇ ਕਹੇ _ਹਨ। ਪੁਰਾਣਾਂ ਵਿਚੋਂ ਉਨ੍ਹਾਂ ਦੇ 
ਨਾਂਵਾਂ ਦਾ _ਆਭਾਸ ਹੁੰਦਾ ਹੈ। ਮਨੁ ਨਾਂ ਦਾ (ਇਕ) ਰਾਜਾ ਧਰਤੀ ਉਤੇ ਰਾਜਾ ਹੋਇਆ 
ਹੈ। _ਉਹ ਹੱਥ _ਵਿਚ _ਤਲਵਾਰ _ਰਖਦਾ _ਸੀ__(ਅਰਥਾਤ--ਤਲਵਾਰ _ਦਾ ਧਨੀ _ਸੀ) _ਅਤੇ 
ਉਸ ਦੀ ਅਪਾਰ ਮਹਿਮਾ _ਸੀ।੯। 

(ਉਸ ਨੇ) ਮਾਨਵੀ ਸ੍ਰਿਸ਼ਟੀ ਦਾ _ਪੁਕਾਸ਼ _ਕੀਤਾ _ਅਤੇ ਚੌਦਾਂ ਲੋਕਾਂ _ਵਿਚ _ਆਪਣੀ 
ਸ਼ੋਭਾ ਨੂੰ ਪ੍ਰਕਾਸ਼ਿਤ _ਕੀਤਾ। _(ਉਸ _ਦੀ) ਅਪਾਰ ਮਹਿਮਾ ਦਾ ਕੌਣ ਕਥਨ ਕਰ ਸਕਦਾ ਹੈ। 
(ਉਸ _ਦੀ) ਕੀਰਤੀ ਨੂੰ ਕੰਨਾਂ ਨਾਲ _ਸੁਣ ਕੇ, (ਸਾਰੇ) ਚੁਪ ਹੋ ਜਾਂਦੇ ਹਨ 

(ਉਹ) _ਅਠਾਰ੍ਹਾਂ _ਵਿਦਿਆਵਾਂ ਦਾ ਖ਼ਜ਼ਾਨਾ _ਸੀ__ਅਤੇ _ਵੈਰੀਆਂ ਨੂੰ ਜਿਤ _ਜਿਤ 
ਧੌਂਸਾ ਵਜਾਇਆ _ਸੀ। (ਉਸ ਨੇ) ਆਕੀ ਰਾਜਿਆਂ ਨਾਲ ਯੁੱਧ ਰਚਾਇਆ ਸੀ ਜਿਸ 
ਮਸਾਣ _ਗੌਜੇ _ਸਨ ਅਤੇ ਪ੍ਰੇਤ _ਨਚੇ _ਸਨ।੧੧। 

ਉਸ ਨੇ ਆਕੀ ਰਾਜੇ ਜਿਤ ਲਏ ਸਨ ਅਤੇ ਉਨ੍ਹਾਂ ਦੇ _ਮਹੱਲਾਂ ਅਤੇ _ਰਣਵਾਸਾਂ ਨੂੰ 
ਖੁਆਰ _ਕੀਤਾ। _(ਉਸ ਨੇ) ਰਾਜਿਆਂ ਨਾਲ (ਯੁੱਧ) ਮੰਡ ਕੇ ਨ ਭੰਡੇ ਜਾ ਸਕਣ ਵਾਲਿਆਂ 
ਨੂੰ ਭੰਡ _ਦਿੱਤਾ। ਉਨ੍ਹਾਂ ਦੇ ਦੇਸ _ਜਿਤ _ਕੇ _ਬਾਹਰ _ਕੱਂਢ _ਦਿੱਤੇ।੧੨। 

ਖ਼ੂਨਖਾਰ _ਛਤ੍ਰੀਆਂ ਨੂੰ _ਰਣ-ਭੂਮੀ ਵਿਚ ਖੰਡ _ਖੰਡ _ਕਰ _ਦਿੱਤਾ ਅਤੇ ਭਿਆਨਕ _ਤੇ 
ਅਮੋੜ _ਯੋਧਿਆਂ (ਦੇ ਮੂੰਹ) ਮੋੜ _ਦਿੱਤੇ। _ਨ _ਵਿਚਲਿਤ _ਕੀਤੇ _ਜਾ __ਸਕਣ ਵਾਲਿਆਂ ਨੂੰ 
ਚਲਾਇਮਾਨ _ਕਰ _ਦਿੱਤਾ _ਅਤੇ _(ਜਿਨ੍ਹਾਂ _ਨਾਲ) ਯੁੱਧ _ਨਹੀਂ ਕੀਤਾ _ਜਾ ਸਕਦਾ _ਸੀ (ਉਨ੍ਹਾਂ 
ਨਾਲ _ਵੀ) ਯੁੱਧ _ਕੀਤਾ _ਅਤੇ ਪ੍ਰਚੰਡ _ਸੂਰਮਿਆਂ _ਦਾ _ਘਮੰਡ _ਖੰਡਿਤ _ਕਰ _ਦਿੱਤਾ।੧੩। 

ਖ਼ੂਨਖਾਰ _ਛਤ੍ਰੀਆਂ ਨੂੰ (ਆਪਣੇ) ਅਧੀਨ _ਕਰ _ਲਿਆ। ਆਕੀ ਦੇਸ਼ਾਂ ਵਿਚ (ਨਵੇਂ) 
ਰਾਜੇ ਸਥਾਪਿਤ _ਕਰ _ਦਿੱਤੇ। ਇਸ ਤਰ੍ਹਾਂ (ਹਰ ਪਾਸੇ) ਬਹੁਤ ਦੁਹਾਈ _ਫਿਰਾ ਦਿੱਤੀ। ਇਸ 
ਤਰ੍ਹਾਂ _ਮਨੁ ਰਾਜੇ _ਦਾ _ਮਾਨ _ ਸਨਮਾਨ _ਹੋਣ _ ਲਗਾ।੧੪। 

ਇਸ ਤਰ੍ਹਾਂ (ਉਸ ਨੇ) ਬੜੀ _ਤਕੜਾਈ ਨਾਲ ਦੇਸ ਉਤੇ ਰਾਜ _ਕੀਤਾ। ਬਹੁਤ ਸਾਰੇ 
ਹੋਮ _ਸਾਜੇ _ਅਤੇ _ਯੋਂਗ _ਕੀਤੇ। ਬਹੁਤ _ਤਰ੍ਹਾਂ _ਨਾਲ _ਸੋਨਾ _ਦਾਨ _ਕੀਤਾ _ਅਤੇ _ਵਿਧੀਪੂਰਵਕ 
ਇਸ਼ਨਾਨ _ਕਰ _ਕੇ _ਗੋਦਾਨ _ਕੀਤੇ। _੧੫। 

ਜੋ ਯੋਗ ਦੀ ਮਰਯਾਦਾ ਅਤੇ ਵੇਦ ਦੀ ਰੀਤ ਸੀ, ਉਹ ਸਾਰੀ ਰਾਜੇ ਨੇ ਪ੍ਰੇਮ ਪੂਰਵਕ 
ਪੂਰੀ _ਕੀਤੀ। ਭੂਮੀ ਦਾ _ਦਾਨ ਅਤੇ ਰਤਨ ਆਦਿ ਦਾ ਦਾਨ ਕਰ ਕੇ ਉਸ ਨੇ ਭਾਂਤ ਭਾਂਤ 
ਦੇ ਆਨੰਦ ਮਾਣੇ।੧੬। 

(ਇਸ ਤਰ੍ਹਾਂ) ਦੇਸ਼ ਦੇਸ਼ ਤੇ ਆਪਣੀ ਰਾਜਨੀਤੀ ਦੀ ਸਥਾਪਨਾ _ਕੀਤੀ ਅਤੇ _ਬਹੁਤ 
ਸਾਰੇ ਦਾਨ ਦੇ ਸਾਜ _ਕੀਤੇ। _(ਉਸ ਰਾਜੇ ਨੇ) ਹਾਥੀ ਆਦਿ ਦਾਨ ਦਿੱਤੇ ਅਤੇ ਤਰ੍ਹਾਂ ਤਰ੍ਹਾਂ 
ਦੇ _ਅਸ੍ਰਮੇਧ _ ਅਤੇ _ਨ੍ਰਿਪਮੇਧ _ ਯੋਗ _ਕੀਤੇ।੧੭। 

(ਉਸ ਨੇ) ਬ੍ਰਾਹਮਣਾਂ ਨੂੰ ਬਹੁਤ ਸਾਰੇ ਘੋੜੇ ਸਾਜ਼ਾਂ ਸਮੇਤ ਦਿੱਤੇ ਜੋ ਚੌਦਾਂ ਵਿਦਿਆਵਾਂ 
ਵਿਚ _ਪੁਰਬੀਨ _ਸਨ। (ਜੋ) ਚਾਰ ਵੇਦਾਂ, ਛੇ _ਸ਼ਾਸਤ੍ਰਾਂ ਅਤੇ _ਸਮਿਤੀਆਂ ਦਾ _ਪਾਠ _ਕਰਦੇ _ਸਨ। 
ਕੋਕ (ਸੰਭੋਗ) ਆਦਿਕ _ਦੇ ਭੇਦ (ਸਮਝਦੇ ਸਨ) ਅਤੇ _ਬੀਨਾ _(ਆਦਿਕ _ਸਾਜ਼) ਵਜਾਉਂਦੇ 
ਸਨ।੧੮। 


੧੨੮ ਸ੍ਰੀ _ਦਸਮ-ਗ੍ਰੰਥ ਸਾਹਿਬ 


ਘਨਸਾਰ _ਘੋਰਿ _ਘਸੀਅਤ _ਗੁਲਾਬ। ਮ੍ਰਿਗ _ਮਦਿਤ _ਡਾਰਿ _ਚੂਵਤ _ਸਰਾਬ। 
ਕਸਮੀਰ _ਘਾਸ _ਘੋਰਤ ਸੁਬਾਸ। _ਉਘਟਤ ਸੁਗੰਧ ਮਹਕੰਤ ਅਵਾਸ। _੧੯। 


ਅੰਗਦ _ਘਾਧਗਾੀ ਛੰਦ 
ਤਾਗੜਦੇ ਤਾਲ _ਬਾਜਤ _ਮੁਚੰਗ। ਬੀਨਾ ਸੁ _ਬੈਣ ਬੰਸੀ ਮਿਰਿਦੰਗ। 
ਡਫ ਤਾਲ ਤੁਰੀ ਸਹਿਨਾਇ ਰਾਗ। _ਬਾਜੋਤ ਜਾਨ _ਉਪਨਤ" _ਸੁਹਾਗ। _੨0। 
ਕਹੂੰ ਤਾਲ ਤੂਰ _ਬੀਨਾ ਮ੍ਰਿਦੰਗ। ਡਫ _ਝਾਝ _ਢੋਲ _ਜਲਤਰ _ਉਪੰਗ। 
ਜਹ ਜਹ _ਬਿਲੋਕ ਤਹ ਤਹ _ਸੁਬਾਸ। _ਉਠਤ? ਸੁਗੰਧ ਮਹਕੰਤ _ਅਵਾਸ। _੨੧। 


ਗਾੰਨ ਘੋਲ ਆਨਾ ਛੰਟ 
ਮਨੁ _ਰਾਜ ਕਰ੍ਯੋ। ਦੁਖ ਦੇਸ ਹਰ੍ਯੋ। 
ਬਹੁ ਸਾਜ ਸਜੇ। ਸੁਨਿ ਦੇਵ ਲਜੇ। ੨੨। 


/ਇੱਤ ਤਾੰ ਆੱਠੇੜ _ਨਟਕੇ ਅਨ ਰਾ ਕੋ ਰਨ _ਨਆ੫ਤ/5/ਘ/ 
ਅਥ ਪ੍ਰਿਯੁ ਰਾਜਾ ਕੋ ਰਾਜ ਕਥਨੰ 
ਤੱਟਕਾ ਛੰਦ 
ਕਹੈ ਲਾਗ _ਗਨੋ ਨ੍ਰਿਪ ਜੌਨ ਭਏ। ਪੁ੍ਭੁ ਜੋਤਹਿ ਜੋਤਿ ਮਿਲਾਇ ਲਏ। 
ਪੁਨਿ ਸੂਰੀ ਪ੍ਰਿਥਰਾਜ ਪ੍ਰਿਥੀਸ ਭਯੋ। _ਜਿਨਿ _ਬਿਪਨ ਦਾਨ ਦੁਰੰਤ ਦਯੋ। ੨੩। 


ਦਲੁ ਲੈ ਦਿਨ ਏਕ ਸਿਕਾਰ ਚੜੇ। ਬਨਿ ਨਿਰਜਨ ਮੋ _ਲਖਿ ਬਾਘ ਬੜੇ। 
ਤਹ ਨਾਰਿ ਸੁਕੁੰਤਲ ਤੇਜ ਧਰੇ। ਸਸਿ ਸੂਰਜ ਕੀ ਲਖਿ ਕ੍ਰਾਂਤਿ ਹਰੇ। ੨੪। 


ਗਾੰਨ ਘੱਲ ਆਨਾ ਛੰਟ 
ਤਹ ਜਾਤ ਭਏ। ਮ੍ਰਿਗ ਘਾਤ ਕਏ। 
ਇਕ ਦੇਖਿ ਕੁਟੀ। ਜਨੁ ਜੋਗ ਜੁਟੀ। ੨੫। 
ਤਹ ਜਾਤ ਭਯੋ। ਸੰਗ ਕੋ ਨ ਲਯੋ। 
ਲਖਿ ਨਾਰਿ ਖਰੀ। ਰਸ ਰੀਤਿ ਭਰੀ। ੨੬। 
ਅਤਿ ਸੋਭਤ ਹੈ। ਲਖਿ ਲੋਭਤ ਹੈ। 
ਨ੍ਰਿਪ ਪੇਖਿ ਜਬੈ। ਚਿਤਿ ਚਉਕ ਤਬੈ। ੨੭। 
ਇਹ ਕਉਨ ਜਈ। ਜਨੁ ਰੂਪ ਮਈ। 
ਛਬਿ ਦੇਖਿ ਛਕ੍ਯੋ। ਚਿਤ ਚਾਇ ਚਕ੍ਯੋ। _੨੮। 


੧. “ਉਠਨਤ” ੨. _“ਉਫਟਤ? 


ਬੁਹਮਾ _ਅਵਤਾਰ ੧੨੯ 


ਕਪੂਰ _(ਕਾਫੂਰ) ਨੂੰ ਗੁਲਾਬ (ਦੇ ਅਰਕ _ਵਿਚ) ਘੋਲ ਕੇ _ਘਿਸਾਇਆ ਜਾਂਦਾ ਸੀ 
ਅਤੇ _ਕਸਤੂਰੀ _('ਮ੍ਰਿਗਿ _ਮਦਿਤ”) ਪਾ ਕੇ ਸ਼ਰਾਬ ਕੱਢੀ ਜਾਂਦੀ _ਸੀ। _ਸੁਗੰਧੀ ਲਈ _ਕੇਸਰ 
(ਕਸ਼ਮੀਰ _ਘਾਸ”) ਨੂੰ _ਘੋਲਿਆ ਜਾਂਦਾ _ਸੀ। _(ਉਸ ਤੋਂ) ਸੁਗੰਧੀ ਉਠਦੀ ਸੀ ਅਤੇ _ਘਰ 
ਮਹਿਕ _ ਜਾਂਦੇ _ਸਨ।੧੯। 
ਅੰਗੱਠਿ ਪਾਧਗਾੀ ਛੰਦ 
ਵਜਣ ਨਾਲ _ਰਾਗ _ਪੈਦਾ _ਹੁੰਦਾ _ਸੀ__ਅਤੇ _ਵਜਣ _ਨਾਲ ਮਾਨੋ _ਸੌਭਾਗ _ਪੁਤਖ _ਸੀ।੨0। 

ਕਿਤੇ ਛੈਣੇਂ, ਤੂਰ, _ਬੀਣਾ, ਮ੍ਰਿਦੰਗ, ਡਫ, _ਝਾਂਝ, ਢੋਲ, _ਜਲਤਰੰਗ ਅਤੇ _ਉਪੰਗ _(ਨਾਂ 
ਦੇ ਸਾਜ਼ ਵਜਦੇ _ਹਨ)। ਜਿਥੇ ਜਿਥੇ ਵੇਖੋਂ ਉਥੇ _ਉਥੇ _ਹੀ ਸੁਗੰਧੀ ਹੈ। ਸੁਗੰਧ _ਦੇ _ਉਠਣ 
ਨਾਲ _ ਘਰ _ ਮਹਿਕ _ ਰਹੇ _ਹਨ।੨੧। 
ਗੰਨੇ _ਛੌਲ ਆਨਾ ਛੰਦ 

(ਇਸ ਤਰ੍ਹਾਂ ਦਾ) ਮਨੁ ਰਾਜੇ ਨੇ _ਰਾਜ ਕੀਤਾ ਅਤੇ ਦੇਸ਼ _ਦਾ _ਦੁਖ _ਹਰ _ਲਿਆ। 
(ਦੇਸ ਵਿਚ) ਬਹੁਤ ਸਾਰੇ ਸਾਜ _ਸਜਾਏ _ਸਨ (ਜਿਨ੍ਹਾਂ `ਨੂੰ) ਸੁਣ ਕੇ ਦੇਵਤੇ ਵੀ ਸ਼ਰਮਸਾਰ 
ਹੁੰਦੇ _ਸਨ। _੨੨। 

/ਏਲੋ ਹੀ ਲਾਲੇ ਨਾਟਕ ਦੇ ਅਨ ਰਨ ਦੇ ਰਲ਼ ਲੀ ੫ਤ/੫/ 
ਹੁਣ ਪ੍ਰਿਥੁ ਰਾਜਾ ਦੇ ਰਾਜ ਦਾ ਕਥਨ 
ਤੱਟਕਾ ਛੰਟਾ 

ਜਿਤਨੇ ਰਾਜੇ ਹੋਏ, ਉਨ੍ਹਾਂ ਨੂੰ ਕਿਥੋਂ ਤਕ _ਗਿਣਾਂ? ਪ੍ਰਭੂ ਨੇ (ਉਨ੍ਹਾਂ ਦੀ) ਜੋਤਿ ਆਪਣੀ 
ਜੋਤਿ ਵਿਚ ਮਿਲਾ ਲਈ ਹੈ। ਫਿਰ ਪ੍ਰਿਥਵੀ ਦਾ ਪਿਰਿਥੁ ਰਾਜਾ ਹੋਇਆ, ਜਿਸ ਨੇ ਬ੍ਰਾਹਮਣਾਂ 
ਨੂੰ ਬੇਅੰਤ _ ਦਾਨ _ਦਿੱਤਾ।੨੩। 

(ਰਾਜਾ) ਸੈਨਾ ਦਲ ਲੈ ਕੇ ਇਕ ਦਿਨ ਸ਼ਿਕਾਰ ਚੜ੍ਹਿਆ ਅਤੇ _ਨਿਰਜਨ _ਬਨ _ਵਿਚ 
ਵੱਡੇ ਵੌਡੇ _ਬਾਘ ਵੇਖੇ। _ਉਥੇ _ਹੀ ਸ਼ਕੁੰਤਲਾ (ਨਾਂ _ਵਾਲੀ) ਇਸਤਰੀ ਨੇ _ਤੇਜ (ਸੁੰਦਰਤਾ) 
ਧਾਰਨ _ਕੀਤਾ ਹੋਇਆ ਸੀ ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦੂਮਾ ਦੀ ਚਮਕ _ਵੀ ਮਾੜੀ 
ਪੈ ਜਾਂਦੀ _ਸੀ।੨੪। 


ਸ਼ਿਕਾਰ _ਕੀਤਾ। (ਉਥੇ) ਇਕ ਕੁਟੀਆ 
ਜੁੜੀ ਹੋਈ ਹੈ। _੨੫। (ਰਾਜਾ) ਉਸ 


ਹੈ) ਮਾਨੋ ਰੂਪਵਤੀ ਹੋਵੇ। (ਉਸ ਦੀ) 


੧੩ 0 


ਸੀ _ਦਸਮ-ਗ੍ਰੰਥ _ਸਾਹਿਬ 


ਨ੍ਪ ਬਾਂਹ ਗਹੀ। ਤ੍ਰੀਅ ਮੋਨ ਰਹੀ। 

ਰਸ ਰੀਤਿ ਰਚ੍ਯੋ। ਦੁਹੂੰ ਮੈਨ ਮਚ੍ਯੋ। ੨੯। 

ਬਹੁ _ਭਾਤਿ ਭਜੀ। ਨਿਸ ਲੌ ਨ ਤਜੀ। 

ਦੋਉ ਰੀਝਿ ਰਹੇ। ਨਹੀ ਜਾਤ ਕਹੇ। ੩0। 
ਰੀਤਿ ਰਚ੍ਯੋ। ਕਲ _ਕੇਲ ਮਚੁਯੋ। 

ਅਮਿਤਾਸਨ ਦੇ। ਸੁਖ _ਰਾਸਨ ਸੇ। _੩੧। 

ਲਲਤਾਸਨ ਲੈ। _ਬਿਬਧਾਸਨ ਕੈ। 

ਲਲਨਾ ਰੁ _ਲਲਾ। ਕਰਿ ਕਾਮ _ਕਲਾ। ੩੨। 


ਕਰਿ ਕੇਲ ਉਠੀ। ਮਧਿ ਪਰਨ ਕੁਟੀ। 
ਨ੍ਹਿਪ ਜਾਤ ਭਯੋਂ। ਤਿਹ ਗਰਭ _ਰਹਿਯੋ। ੩੩। 
ਦਿਨ ਕੈ ਕੁ ਗਏ। ਤਿਨਿ ਭੂਰ ਜਏ। 

ਤਨਿ ਕਉਚ ਧਰੇ। ਸਸਿ ਸੋਭ ਹਰੇ। ੩੪। 


ਜਨੁ _ਜ੍ਰਾਲ ਦਵਾ। ਅਸ ਤੇਜ _ਭਵਾ। 
ਰਿਖਿ ਜੋਨ ਪਿਥੈ। ਚਿਤ ਚਉਕ ਚਕੈ। ੩੫। 


ਸਿਸੁ ਸ੍ਯਾਨ ਭਯੋ। _ਕਰਿ ਸੰਗ _ਲਯੋ। 
ਚਲਿ ਆਵ ਤਹਾ। ਤਿਹ ਤਾਤ ਜਹਾ। ੩੬। 
ਨ੍ਰਿਪ ਦੇਖਿ ਜਬੈ। ਕਰਿ ਲਾਜ ਤਬੈ। 
ਯਹ ਮੋ ਨ ਸੂਅੰ। ਤ੍ਰੀਅ ਕੌਨ ਤੂਅੰ। ੩੭। 
ਤੀਨ ਲਾਲ ਰਾਜਾ ਪਤਾ 
ਗਾੰਨ ਘੱਲ ਆਨਾ ਛੰਟਾ 
ਨ੍ਰਿਪ ਨਾਰਿ ਸੁਈ। ਤੁਮ ਜੌਨ ਭਜੀ। 
ਮਧਿ ਪਰਨ ਕੁਟੀ। ਤਹ ਕੇਲ ਠਟੀ। ੩੮। 
ਤਬ ਬਾਚ _ਦੀਯੋ। ਅਬ ਭੂਲਿ _ਗਯੋ। 
ਤਿਸ ਚਿਤ ਕਰੋਂ। ਮੁਹਿ ਰਾਜ ਬਰੋ। ੩੯। 
ਤਬ ਕਾਹਿ ਭਜੋ। ਅਬ ਮੋਹਿ ਤਜੋ। 
ਇਹ ਪੂਤ ਤੁਅੰ। ਸੁਨੁ ਸਾਚ ਨ੍ਰਿਪੰ। ੪0। 
ਨਹਿ ਸਰਾਪ ਤੁਝੈ। ਭਜ ਕੈਬ ਮੁਝੈ। 
ਅਬ ਤੋ ਨ ਤਜੋ। ਨਹਿ ਲਾਜ ਲਜੋ। ੪੧। 


/ਨੈਪ ਭਾਲ ਤਰਲ ਸੋਂ 
ਕੋਈ _ਚਿਨ _ਬਤਾਉ। ਕਿਤੋਂ ਬਾਤ ਦਿਖਾਉ। 
ਹਉ ਯੌ ਨ ਭਜੋ। ਨਹਿ ਨਾਰਿ ਲਜੋ। ੪੨। 


ਬ੍ਰਹਮਾ ਅਵਤਾਰ ੧੩੧ 


ਰਾਜੇ ਨੇ (ਉਸ ਦੀ) ਬਾਂਹ ਪਕੜ _ਲਈ, ਇਸਤਰੀ ਚੁਪ _ਰਹੀ। (ਦੋਵੇਂ) ਪ੍ਰੇਮ ਦੇ 
ਰਸ _ਵਿਚ _ਲਗ ਗਏ (ਕਿਉਂਕਿ) ਦੋਹਾਂ ਅੰਦਰ _ਕਾਮ _(ਦਾ ਭਾਵ) ਮਚਿਆ ਹੋਇਆ 
ਸੀ।੨੯। (ਰਾਜੇ ਨੇ ਉਸ ਇਸਤਰੀ _ਨਾਲ) _ਬਹੁਤ _ਤਰ੍ਹਾਂ _ਨਾਲ _ਭੋਗ _ਕੀਤਾ _ਅਤੇ _ਰਾਤ 
ਤਕ (ਉਸ ਨੂੰ) ਨ ਛਡਿਆ। ਦੋਵੇਂ (ਇਕ ਦੂਜੇ ਉਤੇ) ਰੀਝੇ ਹੋਏ ਸਨ। (ਜਿਸ ਦਾ) ਕਥਨ 
ਨਹੀ ਕੀਤਾ ਜਾ _ ਸਕਦਾ।੩0। 

(ਉਹ) ਪ੍ਰੇਮ ਰਸ ਦੀ ਰੀਤ ਵਿਚ ਲੀਨ ਗਏ ਅਤੇ ਚੰਗੀ ਤਰ੍ਹਾਂ ਨਾਲ _ਕਾਮ- 
ਕੀੜਾ _ਕੀਤੀ। (ਰਾਜੇ _ਨੇ) ਅਮਿਤ ਆਸਨ ਦਿੱਤੇ ਸੁਖ _ਦੀ ਰਾਸ (ਵਰਗੇ _ ਸਨ)।੩੧। 
(ਇਸਤਰੀ ਨੂੰ) _ਲਲਿਤ ਆਸਨ _ਵਿਚ _ਲਿਆ। (ਫਿਰ) ਅਨੇਕ ਤਰ੍ਹਾਂ _ਦੇ _ਆਸਨ _ਕੀਤੇ। 
ਲਲਨਾ _ (ਪ੍ਰਿਯਾ) ਅਤੇ _ਲਲਾ _ (ਪ੍ਯਿ) _ਨੇ _ (ਬਹੁਤ) _ਕਾਮ-ਕਲਾ _ ਕੀਤੀ।੩੨। 

(ਸ਼ਕੁੰਤਲਾ ਰਾਜੇ _ਨਾਲ) ਕੱਖਾਂ ਦੀ _ਕੁਲੀ ਵਿਚ ਸੰਭੋਗ ਕਰ ਕੇ _ਉਠੀ। ਰਾਜਾ ਉਥੋਂ 
ਚਲਾ __ਗਿਆ। _ਉਸ (ਸ਼ਕੁੰਤਲਾ) ਨੂੰ ਗਰਭ _ਠਹਿਰ _ਗਿਆ।੩੩। ਕੁਝ _ਸਮਾਂ ਬੀਤ _ਗਿਆ 
ਅਤੇ ਉਸ ਨੇ ਬੌਚੇ ('ਭਰ”) ਨੂੰ ਜਨਮ ਦਿੱਤਾ। (ਉਸ ਬੌਚੇ ਨੇ) ਸ਼ਰੀਰ ਉਤੇ ਕਵਚ _ਧਾਰਨ 
ਕੀਤਾ ਹੋਇਆ _ਸੀ ਅਤੇ ਚੰਦੂਮਾ ਦੀ _ ਸ਼ੋਭਾ _ ਨੂੰ _ਹਰਦਾ _ਸੀ।੩੪। 

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੰਗਲ _ਦੀ ਅਗਨੀ (ਦੀ ਲਾਟ _ਹੋਵੇ)। _ਇਸ ਤਰ੍ਹਾਂ 
ਦਾ (ਉਸ ਦਾ) ਤੇਜ ਹੋ ਰਿਹਾ ਸੀ। ਜੋ ਵੀ ਰਿਸ਼ੀ ਉਸ ਨੂੰ ਵੇਖਦਾ ਸੀ, (ਉਸ ਦੇ) ਚਿਤ 
ਵਿਚ _ ਹੈਰਾਨੀ ਹੁੰਦੀ _ਸੀ।੩੫। 

ਜਦੋਂ ਬੱਚਾ ਸਿਆਣਾ ਹੋ __ਗਿਆ। _(ਤਦ ਸ਼ਕੁੰਤਲਾ ਨੇ _ਉਸ ਨੂੰ) ਨਾਲ ਲੈ _ਲਿਆ। 
(ਫਿਰ) ਉਥੇ ਚਲ ਕੇ ਆ ਗਈ ਜਿਥੇ ਉਸ ਦਾ ਪਿਤਾ ਸੀ। ੩੬। ਜਦ ਰਾਜੇ ਨੇ (ਉਨ੍ਹਾਂ 
ਨੂੰ) ਵੇਖਿਆ, _ਤਦ ਬਹੁਤ _ਲਜਾ _ ਅਨੁਭਵ _ਕੀਤੀ। _(ਅਤੇ _ਕਹਿਣ _ਲਗਾ--) ਇਹ _ ਮੇਰਾ 
ਪੁੱਤਰ ਨਹੀਂ _ਹੈ। ਹੇ ਇਸਤਰੀ! ਤੂੰ ਕੌਣ ਹੈਂ ?।੩੭। 


ਹੋ 
ਜੋ 


ਟਸ਼ਤਨੀ ਨੰ ਰਾਜ਼ ਪੁੱਤ ਨੈਨਾ -- 
ਗਾੰਨ ਘੋਲ ਆਨਾ ਛੰਟਾ 

ਹੇ ਰਾਜਨ! ਮੈਂ ਉਹੀ ਇਸਤਰੀ _ਹਾਂ ਜਿਸ _ਨਾਲ ਤੂੰ ਭੋਗ _ਕੀਤਾ _ਸੀ। _ ਕੱਖਾਂ 
ਦੀ _ਕੁਲੀ _ਵਿਚ (ਤੁਸੀਂ) _ਕਾਮ-ਕੀੜਾ _ਰਚਾਈ _ਸੀ।੩੮। ਤਦ ਕੱ 
ਸੀ, ਹੁਣ ਭੁਲ _ਗਏ ਹੋ। ਉਸ (ਘਟਨਾ) ਨੂੰ ਯਾਦ ਕਰੋ ਅਤੇ ਹੇ ਰਾਜਨ _! ਮੈਨੂੰ 
ਵਿਆਹ _ਲਵੋ।੩੯। 


ਤੁ ਤਾਂ 
(ਦੇਵਾਂਗੀ)। ਮੇਰੇ _ਨਾਲ ਭੋਗ ਕਰ ਕੇ, ਹੁਣ ਨ ਤਿਆਗੋ ਅਤੇ ਲਾਜ 
ਸ਼ਰਮਿੰਦੇ ਨ ਹੋਵੋ।੪੧। 
ਰਾਲੇ ਨੇ /ਸ਼ਤਗਾ ਨੂੰ /ਨੈਹਾ -- 


ਕੋਈ ਨਿਸ਼ਾਨੀ ਦਸ, (ਜਾਂ) ਕੋਈ ਗੱਲ ਸਪਸ਼ਟ _ਕਰ ਕੇ _ਵਿਖਾ। ਮੈਂ ਇਸ ਤਰ੍ਹਾਂ 
ਭਜਦਾ ਨਹੀਂ ਹਾਂ ਅਤੇ ਨ ਹੀ ਹੇ ਇਸਤਰੀ! ਮੈਨੂੰ _ਕੋਈ _ਲਜਾ _ਹੈ।੪੨। 


੧੩੨ ਸ੍ਰੀ _ਦਸਮ-ਗ੍ਰੰਥ ਸਾਹਿਬ 


ਇਕ ਮੁਦੂਕ ਲੈ। ਨ੍ਰਿਪ ਕੈ ਕਰਿ ਦੈ। 
ਇਹ ਦੇਖਿ ਭਲੈ। ਕਸ ਹੇਰ ਤਲੈ। ੪੩। 
ਨ੍ਹਿਪ ਜਾਨਿ _ਗਏ। _ਪਹਿਚਾਨਤ _ਭਏ। 
ਤਬ ਤਉਨ ਬਰੀ। ਬਹੁ _ਭਾਤਿ ਭਰੀ। ੪੪। 
ਸਿਸੁ ਸਾਤ ਭਏ। ਰਸ ਰੂਪ ਰਏ। 
ਅਮਿਤੋਜ _ਬਲੀ। ਦਲ _ਦੀਹ _ਦਲੀ। ੪੫। 


ਹਨਿ ਭੂਪ ਬਲੀ। ਜਿਣਿ ਭੂਮਿ ਥਲੀ। 
ਰਿਖਿ ਬੋਲਿ ਰਜੀ। ਬਿਧਿ ਜਗ _ਸਜੀ। ੪੬। 
ਸੁਭ ਕਰਮ ਕਰੇ। ਅਰਿ ਪੁੰਜ ਹਰੇ। 
ਅਤਿ ਸੂਰ ਮਹਾ। ਨਹਿ ਔਰ _ਲਹਾ। ੪੭। 


ਅਤਿ ਜੋਤਿ ਲਸੈ। ਸਸਿ ਕ੍ਰਾਤਿ ਕਸੈ। 
ਦਿਸ ਚਾਰ ਚਕੀ। ਸੁਰ ਨਾਰਿ ਛਕੀ। ੪੮। 


ਰੁਆਲ ਛੱਟ 

ਗਾਰਿ ਗਾਰਿ ਅਖਰਬ _ਗਰਬਿਨ ਮਾਰਿ ਮਾਰਿ ਨਰੇਸ। 

ਜੀਤਿ ਜੀਤਿ ਅਜੀਤ ਰਾਜਨ _ਛੀਨਿ ਦੇਸ ਬਿਦੇਸ। 

ਟਾਰਿ _ਟਾਰਿ _ਕਰੋਰਿ ਪਬਯ _ਦੀਨ ਉਤਰ _ਦਿਸਾਨ। 

ਸਪਤ ਸਿੰਧੁ ਭਏ ਧਰਾ ਪਰ ਲੀਕ ਚਕੂ _ਰਥਾਨ। ੪੯। 

ਗਾਹਿ ਗਾਹਿ ਅਗਾਹ _ਦੇਸਨ _ਬਾਹਿ _ਬਾਹਿ ਹਥਿਯਾਰ। 

ਤੋਰਿ ਤੋਰਿ ਅਤੋਰ ਭੂਧ੍ਰਿਕ ਦੀਨ ਉਤ੍ਰਹਿ ਟਾਰ”। 

ਦੇਸ ਔਰ ਬਿਦੇਸ ਜੀਤਿ _ਬਿਸੇਖ ਰਾਜ _ਕਮਾਇ। 

ਅੰਤ ਜੋਤਿ ਸੁ ਜੋਤਿ ਮੋ ਮਿਲਿ ਜਾਤਿ ਭੀ ਪ੍ਰਿਥ ਰਾਇ। ੫0। 

/2ਇੱਤ ਤੀ ਲਾੰਚੜਹ ਨਾਟਕ ਯੁੰਲੇ _ਲੁਹਆਾ %ਵਤਾਨੇ /ਨਆਸ਼ ਰਾਜਾ /&ਠ ਕੰ ਰਜ _ਅਨ੫ਤ/ 2੨/ ੫/ 


ਜਾਨਿ ਅੰਤ ਸਮੋ ਭਯੋ ਪਿ੍‌ਥੁ ਰਾਜ ਰਾਜ _ਵਤਾਰ। 
ਬੋਲਿ 


ਸਪਤ ਰਾਜ _ਕਰੈ ਲਗੈ ਸੁਤ ਸਰਬ _ਸੋਭਾਵੰਤ। ੫੧। 
ਸਪਤ ਛਤ੍ਰ ਫਿਰੈ ਲਗੈ ਸਿਰ ਸਪਤ ਰਾਜ ਕੁਮਾਰ। 
ਸਪਤ ਇੰਦੂ ਪਰੇ ਧਰਾ _ਪਰਿ ਸਪਤ ਜਾਨ ਅਵਤਾਰ। 

ਧਰੀ ਸਬੈ ਮਿਲਿ ਬੇਦ ਰੀਤਿ ਬਿਚਾਰਿ। 


੧. 'ਡਾਰ” ੨. 'ਮਿਤੂ ਮੰਤ੍ਰ” 


ਬ੍ਰਹਮਾ ਅਵਤਾਰ ੧੩ ੩ 


ਇਸਤਰੀ ਨੇ _ਇਕ _ ਮੁੰਦਰੀ ਲੈ ਕੇ ਰਾਜੇ ਦੇ ਹੱਥ ਵਿਚ ਦੇ ਦਿੱਤੀ (ਅਤੇ 
ਕਿਹਾ-) ਇਸ ਨੂੰ ਚੰਗੀ ਤਰ੍ਹਾਂ _ਨਾਲ _ਦੇਖ _ਲੌ। _(ਹੁਣ) ਹੇਠਾਂ ਨੂੰ ਕਿਉਂ _ਤਕਦੇ _ਹੋ।੪੩। 

(ਮੁੰਦਰੀ ਵੇਖ _ਕੇ) ਰਾਜਾ _ਜਾਣ _ਗਿਆ ਅਤੇ (ਸ਼ਕੁੰਤਲਾ ਨੂੰ) ਪਛਾਣ _ਲਿਆ। _ਤਦ 
ਉਸ ਨੂੰ ਵਰ ਲਿਆ ਅਤੇ ਬਹੁਤ ਤਰ੍ਹਾਂ ਨਾਲ ਭਰ ਦਿੱਤਾ (ਅਰਥਾਤ--ਸੰਤੁਸ਼ਟ ਕਰ ਦਿੱਤਾ) 
੪੪। (ਰਾਜੇ ਦੇ ਉਸ ਇਸਤਰੀ ਤੋਂ) ਸੌਤ ਪੁੱਤਰ ਪੈਦਾ ਹੋਏ ਜੋ ਰੂਪ ਅਤੇ ਰਸ ਦੇ ਭੰਡਾਰ 
ਸਨ। _(ਉਹ ਪੁੱਤਰ) ਅਮਿਤ ਤੇਜ ਅਤੇ _ਬਲ _ਵਾਲੇ _ਸਨ। _(ਉਹ) ਵੈਰੀਆਂ ਦੇ ਭਾਰੀ ਦਲ 
ਨੂੰ _ਦਲ _ਸੁਟਣ ਵਾਲੇ _ਸਨ।੪੫। 


ਬਲਵਾਨ ਰਾਜਿਆਂ ਨੂੰ ਮਾਰ ਕੇ ਧਰਤੀ ਦੇ ਅਨੇਕ ਸਥਲ ਜਿਤ ਲਏ _ਸਨ। (ਫਿਰ) 


ਰਿਸ਼ੀਆਂ ਅਤੇ ਰਿੱਤਜਾਂ _('ਰਜੀ” _- ਯੋਗ _ਕਰਨ _ਵਾਲੇ ਬ੍ਰਾਹਮਣ) ਨੂੰ ਬੁਲਾ ਕੇ _ਯੌਂਗ _ਦੀ 
ਮਰਯਾਦਾ _ਦੀ ਸਾਜਨਾ _ਕੀਤੀ।੪੬। (ਉਨ੍ਹਾਂ ਪੁੱਤਰਾਂ ਨੇ) ਸ਼ੁਭ _ਕਰਮ _ਕਰ _ਕੇ ਵੈਰੀਆਂ ਦੇ 
ਸਮੂਹਾਂ ਨੂੰ ਨਸ਼ਟ ਕਰ ਦਿੱਤਾ। (ਉਹ) ਮਹਾਨ ਸੂਰਮੇ ਸਨ, (ਉਨ੍ਹਾਂ ਵਰਗਾ) ਹੋਰ ਕੋਈ ਨਹੀਂ 


ਸੀ।੪੭। 

(ਉਨ੍ਹਾਂ ਦੇ ਮੁਖ ਉਤੇ) _ਬਹੁਤ _ਜੋਤਿ ਚਮਕਦੀ ਸੀ (ਜਿਸ ਦੇ ) 
ਦੀ ਚਮਕ _ਕਿਸ ਕੰਮ ਦੀ। (ਉਨ੍ਹਾਂ ਨੂੰ ਵੇਖ ਕੇ) ਚਾਰੇ ਚਕ _ਹੈਰਾਨ _ਸਨ ਅਤੇ _ਦੇਵ 
ਇਸਤਰੀਆਂ ਮੋਹਿਤ _ਹੋ__ ਰਹੀਆਂ _ ਸਨ।8੮। 
ਰੁਆਲ ਛੱਟ 


ਰਵਿ ਵੀਰ, ਸਕ ਵੀ ਪੀ ਸਤ 
ਨ ਤੋੜੇ ਜਾ ਸਕਣ ਵਾਲੇ ਪਰਬਤਾਂ ਨੂੰ ਤੋੜ ਕੇ ਉੱਤਰ (ਦਿਸ਼ਾ) ਵਲ ਸੁਟ ਦਿੱਤਾ। ਦੇਸ 
ਅਤੇ _ਵਿਦੇਸ ਨੂੰ ਜਿਤ ਕੇ ਵਿਸ਼ੇਸ਼ ਰੂਪ ਵਿਚ _ਰਾਜ _ਕਮਾਇਆ। ਅੰਤ ਵਿਚ ਪ੍ਰਿਥੁ _ਰਾਜੇ 
ਦੀ ਜੋਤਿ ਜਾ ਕੇ (ਪ੍ਰਭੂ ਦੀ) ਜੋਤਿ ਵਿਚ ਮਿਲ ਗਈ।੫0। 
/ਏਲੇ ਨੀ ਯੰਚਤੁ ਨਾਟਕ ਕੁੰਭ ਦੇ ਠੁਹਆ #ਵਤਾਰ ਦੇ _/ਨਆਸਲ਼ ਦੇ ਰਾਜਾ ਲਏ ਰਲ਼ ਦੀ ਮ੫ਤਾੰ/ 

ਹੁਣ ਭਰਤ ਦੇ ਰਾਜ ਦਾ ਕਥਨ 

ਰੁਆਲ ਛੱਟ 

ਅੰਤ ਸਮਾਂ ਆ ਪਹੁੰਚਿਆ ਜਾਣ ਕੇ ਰਾਜ ਅਵਤਾਰ ਪ੍ਰਿਬੁ _ਰਾਜ ਨੇ _ਸਾਰੇ ਮਿਤਰਾਂ, 
ਮੰਤਰੀਆਂ, ਪੁੱਤਰਾਂ ਨੂੰ ਬੁਲਾ _ਕੇ _ਧਨ ਦੌਲਤ ਤੇ ਜਾਇਦਾਦ (ਵੰਡ _ਦਿੱਤੀ)। ਸੱਤ ਪੁੱਤਰਾਂ 
ਲਗੰ।੫੧। 

ਸੱਤਾਂ ਰਾਜ _ਕੁਮਾਰਾਂ ਦੇ _ਸਿਰ ਉਤੇ ਸੱਤ 
ਹੁੰਦਾ ਸੀ) ਮਾਨੋ _ਸੌਤ ਇੰਦਰ ਧਰਤੀ _ਉਤੇ ਆ 
ਦੇ) ਅਵਤਾਰ _ਹੋਣ। (ਉਨ੍ਹਾਂ ਨੇ) ਮਿਲ ਕੇ ਸਾਰੇ 
ਰੀਤ ਧਾਰਨ _ਕੀਤੀ। ਲੋਕ ਭਲਾਈ ਅਤੇ _ਸੁਧਾਰ 


ਛਤੁ _ਝੁਲਣ _ਲਗੇ। (ਇਸ ਤਰ੍ਹਾਂ _ਪੁਤੀਤ 
ਪਏ _ਹੋਣ (ਅਤੇ _ਇਹ) _ਸੌਤੇ (ਇੰਦਰ 
ਸ਼ਾਸਤ੍ਰਾਂ ਅਤੇ ਵੇਦਾਂ ਦੀ ਪੂ 

ਲਈ ਦਾਨ ਦਾ ਅੰਸ਼ ਕਢ _ਲਿਆ।੫੨। 


੧੩੪ 


ਸੀ _ਦਸਮ-ਗ੍ਰੰਥ _ਸਾਹਿਬ 


ਖੰਡ ਖੰਡ ਅਖੰਡ _ਉਰਬੀ ਬਾਟਿ ਲੀਨਿ ਕੁਮਾਰ। 
ਸਪਤ ਦੀਪ ਭਏ _ਪੁਨਿਰ ਨਵਖੰਡ ਨਾਮ _ਬਿਚਾਰ। 
ਜੇਸਟ ਪੁਤ੍ਰ ਧਰੀ ਧਰਾ ਤਿਹ _ਭਰਥ ਨਾਮ _ਬਖਾਨ। 
ਭਰਥ ਖੰਡ ਬਖਾਨ ਹੀ ਦਸ ਚਾਰ ਚਾਰੁ _ਨਿਧਾਨ। ੫੩। 


ਕਉਨ ਕਉਨ ਕਹੈ ਕਥੇ ਕਵਿ ਨਾਮ ਠਾਮ ਅਨੰਤ । 
ਬਾਟਿ ਬਾਟਿ ਸਬੋ ਲਏ ਨਵਖੰਡ ਦ੍ਰੀਪ ਦੁਰੰਤ। 

ਠਾਮ _ਠਾਮ ਭਏ ਨਰਾਧਿਪ ਠਾਮ ਨਾਮ _ਅਨੇਕ। 

ਕਉਨ ਕਉਨ ਉਚਾਰੀਐ _ਕਰਿ ਸੂਰ ਸਰਬ _ਬਿਬੇਕ। _੫੪। 
ਸਪਤ _ਦੀਪਨ ਸਪਤ ਭੂਪ ਭੁਗੈਂ ਲਗੇ _ਨਵਖੰਡ। 

ਭਾਤਿ ਭਾਤਿਨ ਸੋ ਫਿਰੇ ਅਸਿ ਬਾਧਿ ਜੋਧ ਪੁਚੰਡ। 
ਦੀਹ _ਦੀਹ _ਅਜੀਹ _ਦੇਸਨਿ ਨਾਮ ਆਪਿ ਭਨਾਇ। 
ਆਨਿ ਜਾਨੁ ਦੁਤੀ ਭਏ ਛਿਤਿ ਦੂਸਰੇ ਹਰਿ ਰਾਇ। ੫੫। 


ਆਪ ਆਪ ਸਮੈ ਸਬੈ ਸਿਰਿ ਅਤੁ ਪਤ੍ਹ ਫਿਰਾਇ। 
ਜੀਤਿ _ਜੀਤਿ ਅਜੀਤ _ਜੋਧਨ ਰੋਹ ਕ੍ਰੋਹ ਕਮਾਇ। 
ਝੂਠ _ਸਾਚ ਅਨੰਤ ਬੋਲਿ ਕਲੋਲ ਕੇਲ ਅਨੇਕ। 
ਅੰਤਿ _ਕਾਲ ਸਬੈ _ਭਛੇ ਜਗਿ _ਛਾਡੀਆ ਨਹਿ _ਏਕ।੫੬। 


ਆਪ ਅਰਥ ਅਨਰਥ _ਅਪਰਥ ਸਮਰਥ _ਕਰਤ _ਅਨੰਤ। 
ਅੰਤਿ ਹੋਤ ਠਟੀ ਕਛੂ ਪ੍ਰਭੂ ਕੋਟਿ ਕ੍ਯੋਂ _ਨ_ਕਰੰਤ। 
ਜਾਨ ਬੂਝ _ਪਰੰਤ ਕੂਪ ਲਹੰਤ ਮੂੜ ਨ ਭੇਵ। 

ਅੰਤਿ ਕਾਲ ਤਬੈ ਬਚੈ ਜਬ ਜਾਨ ਹੈ ਗੁਰਦੇਵ। ੫੭। 


ਅੰਤਿ ਹੋਤ ਠਟੀ ਭਲੀ ਪ੍ਰਭ ਮੂੜ ਲੋਗ ਨ ਜਾਨਿ। 
ਆਪ ਅਰਥ _ਪਛਾਨ ਹੀ ਤਜਿ _ਦੀਹ ਦੇਵ ਨਿਧਾਨ। 
ਧਰਮ ਜਾਨਿ ਕਰਤ _ਪਾਪਨ ਯੌ _ਨ ਜਾਨਤ _ਮੂੜ। 


ਸਰਬ ਕਾਲ ਦਇਆਲ ਕੋ ਕਹੁ ਪ੍ਰਯੋਗ ਗੂੜ _ਅਗੂੜ। ੫੮। 


ਪਾਪ ਪੁੰਨ ਪਛਾਨ ਹੀ ਕਰਿ ਪੁੰਨ ਕੀ ਸਮ ਪਾਪ। 
ਪਰਮ _ਜਾਨ ਪਵਿਤਰ _ਜਾਪਨ ਜਪੈ _ਲਾਗ _ਕੁਜਾਪ। 
ਸਿਧ ਠਉਰ ਨ ਮਾਨ ਹੀ ਬਿਨੁ ਸਿਧ ਠਉਰ ਪੂਜੰਤ। 
ਹਾਥਿ ਦੀਪਕੁ ਲੈ ਮਹਾ ਪਸੁ ਮਧਿ ਕੂਪ ਪਰੰਤ। ੫੯। 


ਸਿਧ ਠਉਰ ਨ ਮਾਨ ਹੀ ਅਨਸਿਧ _ਪੂਜਤ ਠਉਰ। 
ਕੈ ਕੁ ਦਿਵਸ ਚਲਾਹਿਗੇ ਜੜ _ਭੀਤ ਕੀ ਸੀ _ਦਉਰ। 


ਬ੍ਰਹਮਾ ਅਵਤਾਰ ੧੩੫ 


ਨ ਖੰਡੀ ਜਾ ਸਕਣ ਵਾਲੀ ਧਰਤੀ _(“ਉਰਬੀ”) ਦੇ ਖੰਡ _ਖੰਡ ਕਰ ਕੇ ਰਾਜਕੁਮਾਰਾਂ 
ਨੇ (ਆਪਸ _ਵਿਚ) ਵੰਡ _ਲਈ। _ਸੌਤ ਦੀਪਾਂ ਦਾ ਨਾਮ ਫਿਰ ਵਿਚਾਰ ਪੂਰਵਕ “ਨਵ ਖੰਡ” 
ਰਖਿਆ _ਗਿਆ। ਵੱਡੇ ਪੁੱਤਰ, ਜਿਸ ਨੇ _ਧਰਤੀ ਨੂੰ ਧਾਰਨ ਕੀਤਾ, ਦਾ ਨਾਂ “ਭਰਤ” ਕਿਹਾ 
ਗਿਆ। _ਅਠਾਨ੍ਹਾਂ _ਵਿਦਿਆਵਾਂ ਦੇ ਉੱਤਮ _ਖ਼ਜ਼ਾਨੇ (ਸਮਝੇ _ਜਾਣ ਵਾਲੇ ਲੋਕ _ਉਸ ਭੂਮੀ ਖੰਡ 
ਨੂੰ) _'ਭਰਥ _ ਖੰਡ” ਕਹਿਣ ਲਗ _ ਪਏ।੫੩। 

ਕਿਹੜਾ ਕਿਹੜਾ (ਨਾਮ) ਕਵੀ ਕਥਨ ਕਰੇ, (ਕਿਉਂਕਿ ਉਨ੍ਹਾਂ ਦੇ) ਨਾਮ ਅਤੇ ਸਥਾਨ 
ਅਨੰਤ _ਹਨ। ਅਸੀਮ ('ਦੁਰੰਤ”) ਨੌ ਖੰਡ ਦੀਪਾਂ_ ਨੂੰ (ਉਨ੍ਹਾਂ) ਸਾਰਿਆਂ ਨੇ ਵੰਡ ਲਿਆ। ਥਾਂ 
ਥਾਂ ਤੇ ਜੋ ਰਾਜੇ ਹੋਏ, (ਉਨ੍ਹਾਂ) ਦੇ ਨਾਮ ਅਤੇ ਸਥਾਨ ਅਨੇਕ _ਹਨ। _ਸਾਰਿਆਂ ਸੂਰਮਿਆਂ 
ਵਿਚੋ ਵਿਚਾਰ ਪੂਰਵਕ _ ਕਿਹੜੇ ਕਿਹੜੇ _ਦਾ _ ਵਰਣਨ _ ਕੀਤਾ _ਜਾਏ।੫੪। 

ਸਤਾ ਦੀਪਾਂ ਦੇ ਸੌਤੇ ਰਾਜੇ ਨੌਂ ਖੰਡਾਂ ਨੂੰ ਭੋਗਣ ਲਗੇ (ਅਰਥਾਤ --ਉਨ੍ਹਾਂ ਉਤੇ ਰਾਜ 
ਕਰਨ _ਲਗੇ)। ਪ੍ਰਚੰਡ ਯੋਧੇ _ਤਲਵਾਰਾਂ ਬੰਨ੍ਹ _ਕੇ ਵੱਖਰੇ ਵੱਖਰੇ _ਢੰਗਾਂ _ਨਾਲ _(ਇਧਰ _ਉਧਰ) 
ਫਿਰਨ _ਲਗੇ। _ਵੱਡੇ ਤੋਂ ਵੱਡੇ ਨ ਜਿਤੇ ਜਾ ਸਕਣ ਵਾਲੇ ਦੇਸਾਂ ਦੇ ਨਾਂ ਆਪ ਸੁਣਾਉਣ 
ਲਗੇ। _(ਇੰਜ ਪ੍ਰਤੀਤ ਹੁੰਦਾ ਹੈ ਕਿ) ਧਰਤੀ ਉਤੇ ਦੂਜੇ ਇੰਦਰ (ਹਰਿ) ਰਾਜਾ _ਉਪਸਥਿਤ 
ਹੋ ਗਏ _ਹੋਣ।੫੫। 

ਆਪਣੇ ਆਪਣੇ ਸਮੇਂ ਵਿਚ _ਸਭ _ਨੇ (ਆਪਣੇ ਆਪਣੇ) ਸਿਰ ਉਤੇ ਛਤ੍ਹ _ਫਿਰਾਇਆ 
ਹੈ। ਰੋਹ _ਅਤੇ ਕ੍ਰੋਧ ਨਾਲ _ਅਜਿਤ _ਯੋਧਿਆਂ ਨੂੰ ਜਿਤ ਜਿਤ _ਕੇ (ਅਧੀਨ ਕਰਦੇ _ਰਹੇ)। 
ਅਨੰਤ ਪ੍ਰਕਾਰ ਦੇ ਝੂਠ _ਅਤੇ ਸੱਚ ਬੋਲ ਕੇ ਅਨੇਕਾਂ ਹੀ ਕੌਤਕ ਅਤੇ ਕ੍ਰੀੜਾਵਾਂ ਕਰਦੇ ਰਹੇ। 
ਅੰਤ ਵਿਚ ਕਾਲ ਨੇ ਸਭ ਨੂੰ ਖਾ ਲਿਆ ਅਤੇ ਜਗਤ ਵਿਚ ਇਕ ਵੀ ਨਹੀਂ ਛਡਿਆ 
ਹੰ।੫੬। 

ਆਪਣੇ _ਸੁਆਰਥ _ਲਈ _ ਸਮਰਥ __ਲੋਕ ਦੂਜਿਆਂ _ਉਤੇ ਬੇਅੰਤ ਅਨਰਥ _ਕਰਦੇ ਰਹੇ 
ਹਨ। ਅੰਤ _ਤੇ (ਉਹੀ) ਕੁਝ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ, ਭਾਵੇਂ ਅਤਿ ਅਧਿਕ 
(ਉਪਾ) ਕਿਉਂ ਨ ਕੀਤੇ _ਜਾਣ। ਮੂਰਖ ਲੋਕ (ਪ੍ਰਭੂ ਦੀ __ਵਾਸਤਵਿਕਤਾ ਦਾ) ਭੇਦ ਨਹੀਂ 
ਪਾਂਦੇ ਅਤੇ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ। ਅੰਤ ਵਿਚ ਕਾਲ ਤੋਂ _ਤਦ ਹੀ ਬਚਿਆ 
ਜਾ ਸਕੇਗਾ _ਜਦ _ ਗੁਰੂਦੇਵ ਨੂੰ ਜਾਣ _ ਲਿਆ _ਜਾਵੇਗਾ।੫੭। 

ਮੂਰਖ ਲੋਕ ਨਹੀਂ ਜਾਣਦੇ ਕਿ ਅੰਤ ਵਿਚ _ਉਹੀ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ 
ਹੈ। ਵੱਡੇ ਮਹਾਨ ਪ੍ਰਭੂ ਨੂੰ _ਛਡ ਕੇ (ਮੂਰਖ ਲੋਕ) ਆਪਣੇ ਸੁਆਰਥ ਨੂੰ ਹੀ ਪਛਾਣਦੇ _ਹਨ। 
ਉਹ ਮੂਰਖ ਇਸ ਤਰ੍ਹਾਂ (ਵਾਸਤਵਿਕਤਾ ਨੂੰ) ਨ ਜਾਣ ਕੇ (ਪਾਖੰਡਾਂ ਨੂੰ) ਧਰਮ _ਸਮਝ ਕੇ 
ਪਾਪ ਕਰਦੇ _ਹਨ। ਉਸ ਦਿਆਲੂ ਪੁਭੂ ਨੂੰ ਹਰ ਸਮੇਂ ਗੁਪਤ ਪ੍ਰਗਟ ਹੋ ਰਹੇ ਸਾਰਿਆਂ ਪ੍ਰਯੋਗਾਂ 
ਦਾ ਬੋਧ _ਰਹਿੰਦਾ _ਹੈ।੫੮। 

(ਉਹ) ਪਾਪ ਦੀ ਪੁਨ ਵਜੋਂ ਪਛਾਣ ਕਰਦੇ ਹਨ, ਅਤੇ ਪੁੰਨ ਦੇ ਸਮਾਨ ਪਾਪ ਕਰਦੇ 
ਹਨ। _(ਉਹ) ਕੁਜਾਪਾਂ ਨੂੰ ਪਰਮ _ਪਵਿਤ੍ਰ _ਜਾਪ _ਸਮਝ ਕੇ _ਜਪਦੇ _ਹਨ। _ਸਿੱਧ ਸਥਾਨਾਂ ਨੂੰ 
ਨਹੀਂ ਮੰਨਦੇ ਅਤੇ _ਬਿਨਾ ਕਿਸੇ _ਸਿੱਧੀ ਵਾਲੇ _ਸਥਾਨਾਂ ਨੂੰ ਪੂਜਦੇ _ਹਨ। ਹੱਥ _ਵਿਚ _ਦੀਪਕ 
ਲੈ ਕੇ ਵੀ ਉਹ ਮੂਰਖ ਖੂਹ ਵਿਚ ਡਿਗਦੇ _ਹਨ।੫੯। 

ਸਥਾਪਿਤ (“ਸਿਧ”) ਸਥਾਨ ਨੂੰ ਨਹੀਂ ਮੰਨਦੇ ਅਤੇ _ਅਸਥਾਪਿਤ _('ਅਨਸਿਧ”) ਸਥਾਨਾਂ 
ਦੀ ਪੂਜਾ _ਕਰਦੇ _ਹਨ। _(ਉਹ) ਮੂਰਖ ਕਿਤਨੇ ਦਿਨਾਂ ਤਕ ਕੰਧ ਉਤੇ ਦੌੜਨ ਵਾਂਗ (ਆਪਣੇ) 
ਜੀਵਨ ਨੂੰ _ਚਲਾਉਣਗੇ। _ਖੰਭਾਂ ਤੋਂ ਬਿਨਾ (ਪੰਛੀ) ਕਿਵੇਂ ਉਡੇਗਾ ਅਤੇ _ਔਖਾਂ ਤੋਂ _ਵਾਂਝਿਆ 


੧੩੬ 


ਸੀ _ਦਸਮ-ਗ੍ਰੰਥ _ਸਾਹਿਬ 


ਪੰਖ _ਹੀਨ ਕਹਾ _ਉਡਾਇਬ _ਨੈਨ ਹੀਨ _ਨਿਹਾਰ। 
ਸਸਤ੍ਰ ਹੀਨ ਜੁਧਾ ਨ ਪੈਠਬ ਅਰਥ ਹੀਨ ਬਿਚਾਰ। ੬0। 


ਦਰਬ ਹੀਣ _ਬਪਾਰ ਜੈਸਕ ਅਰਥ ਬਿਨੁ ਇਸ ਲੋਕ। 
ਆਂਖ _ਹੀਣ _ਬਿਲੋਕਬੋ ਜਗਿ _ਕਾਮਕੇਲ ਅਕੋਕ। 

ਗਿਆਨ ਹੀਣ ਸੁ ਪਾਠ ਗੀਤਾ ਬੁਧਿ ਹੀਣ ਬਿਚਾਰ। 
ਹਿੰਮਤ ਹੀਨ _ਜੁਧਾਨ ਜੂਝਬ _ਕੇਲ ਹੀਣ _ਕੁਮਾਰ। ੬੧। 


ਕਉਨ ਕਉਨ _ਗਨਾਈਐ ਜੇ ਭਏ ਭੂਮਿ _ਮਹੀਪ। 

ਕਉਨ ਕਉਨ ਸੁ ਕਥੀਐ ਜਗਿ ਕੇ ਸੁ ਦ੍ਰੀਪ ਅਦ੍ਰੀਪ। 
ਜਾਸੁ ਕੀਨ ਗਨੈ ਵਹੈ ਇਮਿ ਔਰ ਕੀ ਨਹਿ ਸਕਤਿ। 

ਯੌ ਨ ਐਸ ਪਹਚਾਨੀਐ ਬਿਨੁ ਤਾਸੁ ਕੀ ਕੀਏ ਭਗਤਿ। ੬੨। 


/ਇਤ ਰਨ _ਭਰਥ ਰਾਜ _ਅ#੫ਤੰ/ _ਤ/ / 
ਅਥ ਰਾਜਾ ਸਗਰ ਰਾਜ ਕਥਨੰ 
ਰੁਆਲ ਛੱਟ 
ਸ੍ਰੋਸਟ ਸ੍ਰਸਟ ਭਏ ਜਿਤੇ ਇਹ ਭੂਮਿ ਆਨਿ ਨਰੇਸ। 
ਤਉਨ ਤਉਨ ਉਚਾਰ ਹੋ _ ਤੁਮਰੇ ਪ੍ਰਸਾਦਿ _ਅਸੇਸ। 
ਭਰਥ ਰਾਜ _ਬਿਤੀਤ ਭੇ ਭਏ ਰਾਜਾ ਸਗਰ _ਰਾਜ। 
ਰੁਦੂ ਕੀ _ਤਪਸਾ ਕਰੀ ਲੀਅ _ਲਛ ਸੁਤ _ਉਪਰਾਜਿ।੬੩। 
ਚਕ ਬਕ _ਧੁਜਾ ਗਦਾ ਭ੍ਰਿਤ ਸਰਬ ਰਾਜ _ਕੁਮਾਰ। 
ਲਛ ਰੂਪ ਧਰੇ ਮਨੋ ਜਗਿ ਆਨਿ ਮੈਨ ਸੁ ਧਾਰ। 

ਬੇਖ _ਬੇਖ ਬਨੇ ਨਰੇਸੂਰ ਜੀਤਿ ਦੇਸ ਅਸੇਸ। 
ਦਾਸ ਭਾਵ ਸਬੈ ਧਰੇ ਮਨਿ ਜੜ੍ਹ ਤਤੁ _ਨਰੇਸ।੬੪। 


ਬਾਜ ਮੇਧ ਕਰੈ ਲਗੈ ਹਯ _ਸਾਲਿ ਤੇ ਹਯ ਚੀਨਿ। 
ਸੰਗ ਦੀਨ ਸਮੂਹ ਸੈਨ ਬ੍ਯੂਹ ਬ੍ਯੂਹ _ਬਨਾਇ। 
ਜਤ ਤਤੁ ਫਿਰੈ ਲਗੇ ਸਿਰਿ ਅਤੁ _ਪਤ੍ਹ _ਫਿਰਾਇ।੬੫। 


ਜੈਤਪਤ੍ਰ ਲਹ੍ਯੋ ਜਹਾ ਤਹ _ਸਤ੍ਹ _ਭੇ ਸਭ ਚੂਰ। 
ਛੋਰਿ ਛੋਰਿ ਭਜੇ ਨਰੇਸੂਰ ਛਾਡਿ ਸਤਰ _ਕਰੂਰ। 
ਡਾਰਿ ਡਾਰਿ ਸਨਾਹਿ ਸੂਰ ਤ੍ਰੀਆਨ ਭੇਸ ਸੁ _ਧਾਰਿ। 
ਭਾਜਿ _ਭਾਜਿ ਚਲੇ ਜਹਾ ਤਹ ਪੁਤ੍ਰ ਮਿਤਰ _ਬਿਸਾਰਿ।੬੬। 


ਬ੍ਰਹਮਾ ਅਵਤਾਰ ੧੩੭ 


ਹੋਇਆ (ਕਿਵੇਂ) ਵੇਖੇਗਾ। ਸ਼ਸਤ੍ਰ ਤੋਂ _ਹੀਣਾ ਕਿਵੇਂ ਯੁੱਧ _ਵਿਚ ਪ੍ਰਵੇਸ਼ ਕਰੇਗਾ ਅਤੇ ਅਰਥ 
(ਨੂੰ ਸਮਝਣ ਦੀ ਸ਼ਕਤੀ ਤੋਂ) _ਹੀਣਾ (ਕਿਵੇਂ) ਵਿਚਾਰ (ਸ਼ਾਸਤਰ) ਵਿਚ _ ਸ਼ਾਮਲ 
ਹੋਂਵੇਗਾ।੬0। 

ਇਸ ਲੋਕ ਵਿਚ ਜਿਵੇਂ _ਦਰਬ _ (ਧਨ) ਤੋਂ ਵਾਂਝੇ ਦਾ ਵਪਾਰ ਧਨ _(ਅਰਥ”) 
ਬਿਨਾ ਨਹੀਂ ਹੋ __ਸਕਦਾ। ਅੱਖਾਂ ਤੋਂ ਅੰਨ੍ਹਾ (ਵਿਅਕਤੀ) ਜਗਤ _ਨੂੰ ਨਹੀਂ ਵੇਖ _ਸਕਦਾ 
ਕੋਕ ਸ਼ਾਸਤੂ ਤੋਂ ਅਣਜਾਣ ਕਾਮ ਕ੍ਰੀੜਾ ਨੂੰ ਨਹੀਂ ਮਾਣ _ਸਕਦਾ। ਗਿਆਨ ਤੋਂ _ਹੀਣਾ 
ਦਾ ਪਾਠ ਅਤੇ ਬੁੱਧੀ ਤੋਂ ਬਿਨਾ ਵਿਚਾਰ ਨਹੀਂ ਹੋ _ਸਕਦਾ। ਹਿੰਮਤ ਤੋਂ ਬਿਨਾ ਯੋਧਾ 
ਨਹੀਂ ਸਕਦਾ ਅਤੇ _ਕੌਤਕਾਂ ਅਤੇ ਕ੍ਰੀੜਾਵਾਂ ਤੋਂ ਬਿਨਾ _ਰਾਜ _ਕੁਮਾਰ _(ਸ਼ੋਭਦਾ ਨਹੀਂ _ਹੈ)।੬੧। 

ਨੂ 


ਤੋੱ 
ਧਰਤੀ _ਉਤੇ ਜਿਹੜੇ _ਰਾਜੇ _ਹੋਏ _ਹਨ, (ਉਨ੍ਹਾਂ ਵਿਚੋਂ) ਕਿਸ _ਕਿਸ 


3 ਕੈਂ ਨੋ।ਘ 


ਜਗਤ _ਵਿਚ _ਦੀਪਾਂ `ਅਤੇ _ਅਦੀਪਾਂ _(ਦੇ ਜੋ ਸੁਆਮੀ ਹੋਏ ਹਨ, ` ਉਨ੍ਹਾਂ ` ਵਿਚੋਂ) ਕਿਹੜੇ 
ਕਿਹੜੇ _ਦਾ _ਕਥਨ _ਕਰੀਏ। _ਜਿਸ (ਪ੍ਰਭੂ) _ਨੇ _ਧੈਦਾ _ਕੀਤੇ _ਹਨ, _ਉਹੀ ਇਨ੍ਹਾਂ ` ਨੂੰ ਗਿਣ 
ਸਕਦਾ ਹੈ, _ਹੋਰ ਕਿਸੇ ਦੀ ਸ਼ਕਤੀ ਨਹੀਂ _ਹੈ। _ਉਸ _ਦੀ ਭਗਤੀ ਕੀਤੇ ਬਿਨਾ ਉਸ ਨੂੰ 


ਇਵੇਂ ਕਿਵੇਂ ਨਹੀਂ ਪਛਾਣਿਆ ਜਾ _ ਸਕਦਾ।੬੨। 
/ਏਲੋਂ ਰਾਜਾ ਭਰਤ ਦੇ ਰਾਜ਼ ਦੀ %੧੫ਤ/ 
ਹੁਣ ਰਾਜਾ ਸਗਰ ਦੇ ਰਾਜ ਦਾ ਕਥਨ 


ਰੁਆਲ ਛੱਟ 
ਸਾਰਿਆਂ _ਦਾ ਵਰਣਨ ਕਰਦਾ _ਹਾਂ। _ਭਰਤ ਦਾ ਰਾਜ _ਬੀਤ ਗਿਆ _ਅਤੇ ਰਾਜਾ _ਸਗਰ 
ਦਾ ਰਾਜ ਹੋ ਗਿਆ। (ਉਸ ਨੇ) ਰੁਦੂ ਦੀ ਤਪਸਿਆ ਕੀਤੀ ਅਤੇ ਇਕ ਲੱਖ ਪੁੱਤਰ ਪੈਦਾ 
ਕਰ _ਲਏ।੬੩। 

ਸਾਰਿਆਂ ਰਾਜ _ਕੁਮਾਰਾਂ ਨੇ ਟੇਢੇ _ਚੌਕਰ, _ਧੁਜਾਵਾਂ, _ਗਦਾਵਾਂ ਅਤੇ ਸੇਵਕ (ਰਖੇ ਹੋਏ 
ਹਨ)। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਨੇ ਜਗਤ ਵਿਚ ਲੱਖ ਰੂਪ ਆ ਕੇ ਧਾਰਨ 
ਕੀਤੇ _ਹੋਣ। ਰਾਜ _ਕੁਮਾਰਾਂ ਨੇ ਵੱਖ ਵੱਖ ਤਰ੍ਹਾਂ ਦੇ (ਬਾਣੇ) ਧਾਰਨ _ਕੀਤੇ ਹੋਏ _ਹਨ ਅਤੇ 
ਬੇਅੰਤ _ਦੇਸ ਜਿਤ _ਲਏ _ਹਨ। ਜਿਥੇ ਕਿਥੇ ਰਾਜਾ ਲੋਕ (ਉਨ੍ਹਾਂ ਪ੍ਰਤਿ) ਮਨ ਵਿਚ ਦਾਸ 
ਭਾਵ ਰਖਦੇ ਸਨ।੬8੪। 

ਰਾਜਾ _ਸਗਰ _ਅਸ੍ਹਮੇਧ _ਯੌਂਗ _ਕਰਨ _ਲਗਾ (ਅਤੇ ਇਸ _ਲਈ) _ਘੋੜਸ਼ਾਲਾ ਤੋਂ ਇਕ 
ਘੋੜਾ ਚੁਣ _ਲਿਆ। (ਰਾਜੇ ਨੇ ਦੇਸਾਂ ਦੇਸਾਂ ਤੋਂ) ਸ਼ਿਰੋਮਣੀ _ਰਿਤਜ (ਵੇਦ ਪਾਠੀ ਅਤੇ ਯੋਗ 
ਕਰਨ _ਵਾਲੇ ਬ੍ਰਾਹਮਣ) _ਅਤੇ _ਪੂਬੀਨ _ਮੌਤ੍ਰੀ, _ਮਿਤਰ _ਬੁਲਾ _ਲਏ। _ (ਵੱਖਰੇ _ਵੱਖਰੇ) _ਟੋਲੇ 


ਬਣਾ _ਕੇ _ਸਭ ਨੂੰ ਸੈਨਾ ਦਲ ਸਹਿਤ (ਘੋੜੇ _ਨਾਲ) _ਤੋਰ ਦਿੱਤਾ। (ਉਹ ਰਾਜ _ਕੁਮਾਰ) 


ਸਿਰ _ ਉਤੇ _ਛੌਤਰ _ਝੁਲਾਉਂਦੇ _ਹੋਏ _ ਇਧਰ _ ਉਧਰ _ ਫਿਰਨ _ ਲਗੇ।੬੫। 


ਗਏ। ਭਿਆਨਕ ਸ਼ਸਤਰਾਂ ` ਨੂੰ ਛਡ ਕੇ ਰਾਜੇ ਭਜ _ਗਏ। ਸੂਰਮਿਆਂ ਨੇ _ਕਵਚ _ਉਤਾਰ _ਉਤਾਰ 
ਕੇ ਇਸਤਰੀਆਂ ਦਾ ਭੇਸ ਧਾਰਨ ਕਰ __ਲਿਆ। ਪੁੱਤਰਾਂ ਅਤੇ ਮਿਤਰਾਂ ਨੂੰ ਵਿਸਾਰ ਕੇ ਜਿਥੇ 
ਕਿਥੇ ਭਜ _ਚਲੇ।੬੬। 


੧੩੮ 


ਸੀ _ਦਸਮ-ਗ੍ਰੰਥ _ਸਾਹਿਬ 


ਗਾਜਿ ਗਾਜਿ _ਗਜੇ ਗਦਾਧਰਿ ਭਾਜਿ ਭਾਜਿ ਸੁ _ਭੀਰ। 
ਸਾਜ ਬਾਜ _ਤਜੈ _ਭਜੈ _ਬਿਸੰਭਾਰ ਬੀਰ _ਸੁਧੀਰ। 
ਸੂਰ ਬੀਰ _ਗਜੇ ਜਹਾ ਤਹ ਅਸਤ _ਸਸਤ੍ਰ _ਨਚਾਇ। 
ਜੀਤਿ ਜੀਤਿ ਲਏ ਸੁ ਦੇਸਨ ਜੈਤਪਤ੍ਹ _ਫਿਰਾਇ। ੬੭। 
ਜੀਤਿ ਪੂਰਬ _ਪਛਿਮੈ ਅਰੁ ਲੀਨ _ਦਛਨਿ _ਜਾਇ। 
ਤਾਕਿ ਬਾਜ ਚਲ੍ਯੋ ਤਹਾ ਜਹ _ਬੈਠਿ ਥੇ ਮੁਨਿ ਰਾਇ। 
ਧ੍ਯਾਨ ਮਧਿ ਹੁਤੇ ਮਹਾ ਮੁਨਿ ਸਾਜ ਬਾਜ ਨ ਦੇਖਿ। 
ਪ੍ਰਿਸਟਿ ਪਛ ਖਰੋਂ ਭਯੋ ਰਿਖਿ ਜਾਨਿ ਗੋਰਖ ਭੇਖ। ੬੮। 
ਚਉਕ ਚਿਤ ਰਹੇ ਸਬੈ ਜਬ ਦੇਖਿ ਨੈਨ ਨ ਬਾਜ। 
ਖੋਜਿ ਖੋਜਿ ਥਕੇ ਸਬੈ ਦਿਸ ਚਾਰਿ ਚਾਰਿ ਸਲਾਜ। 
ਜਾਨਿ _ਪਯਾਰ ਗਯੋ _ਤੁਰੰਗਮ ਕੀਨ ਚਿਤਿ _ਬਿਚਾਰ। 
ਸਗਰ _ਖਾਤ ਖੁਦੈ ਲਗੇ ਰਣਧੀਰ ਬੀਰ ਅਪਾਰ। ੬੯। 
ਖੋਦਿ ਖੋਦਿ ਅਖੋਦਿ ਪ੍ਰਿਥਵੀ ਕ੍ਰੋਧ ਜੋਧ _ਅਨੰਤ। 
ਭਛਿ ਭਛਿ ਗਏ ਸਬੈ ਮੁਖ ਮਿਰਿਤਕਾ ਦੁਤਿ ਵੰਤ। 
ਸਗਰ _ਖਾਤ ਖੁਦੈ ਲਗੇ ਦਿਸ ਖੋਦ ਦਛਨ _ਸਰਬ। 
ਜੀਤਿ ਪੂਰਬ ਕੋ ਚਲੇ ਅਤਿ ਠਾਨ ਕੈ ਜੀਅ ਗਰਬ। ੭0। 
ਖੋਦ ਦਛਨ ਕੀ ਦਿਸਾ ਪੁਨਿ ਖੋਦ ਪੂਰਬ _ਦਿਸਾਨ। 
ਤਾਕਿ ਪਛਮ ਕੋ ਚਲੇ ਦਸ ਚਾਰਿ ਚਾਰਿ ਨਿਧਾਨ। 
ਪੈਠਿ ਉਤਰ ਦਿਸਾ ਜਥੈ _ਖੋਦੈ ਲਗੇ ਸਭ ਠਉਰ। 
ਅਉਰ ਅਉਰ ਠਟੈ ਪਸੂ ਕਲਿ _ਕਾਲਿ ਠਾਟੀ ਅਉਰ। _੭੧। 
ਖੋਦਿ ਕੈ ਬਹੁ ਭਾਤਿ ਪ੍ਰਿਥਵੀ ਪੂਜਿ ਅਰਧ _ਦਿਸਾਨ। 
ਅੰਤਿ ਭੇਦ _ਬਿਲੋਕੀਆ ਮੁਨਿ _ਬੈਠਿ ਸੰਜੁਤ ਧ੍ਯਾਨ। 
ਪ੍ਰਿਸਟ ਪਾਛ _ਬਿਲੋਕ ਬਾਜ _ਸਮਾਜ ਰੂਪ _ਅਨੂਪ। 
ਲਾਤ ਭੇ ਮੁਨਿ ਮਾਰਿਓ ਅਤਿ ਗਰਬ ਕੈ ਸੁਤ ਭੂਪ। ੭੨। 
ਧ੍ਯਾਨ ਛੂਟ _ਤਬੈ ਮੁਨੀ ਦ੍ਰਿਗ ਜ੍ਰਾਲ ਮਾਲ _ਕਰਾਲ। 
ਭਾਤਿ ਭਾਤਿਨ ਸੋ ਉਠੀ ਜਨੁ ਸਿੰਧ ਅਗਨਿ _ਬਿਸਾਲ। 
ਭਸਮਿ ਭੂਤ ਭਏ ਸਬੇ ਨ੍ਰਿਪ ਲਛ ਪੁਤ੍ਰ ਸੁ ਨੈਨ। 
ਬਾਜ ਰਾਜ ਸੁ _ਸੰਪਦਾ ਜੁਤ ਅਸਤ੍ਰ ਸਸਤੁ ਸੁ _ਸੈਨ। ੭੩। 
੭ਹਭਾਰ ਛੰਦ 

ਭਏ ਭਸਮਿ ਭੂਤ। ਨ੍ਰਿਪ ਸਰਬ ਪੂਤ। 

ਜੁਤ _ਸੁਭਟ ਸੈਨ। ਸੁੰਦਰ ਸੁਬੈਨ। _੭੪। 

ਸੋਭਾ _ਅਪਾਰ। ਸੁੰਦਰ ਕੁਮਾਰ। 

ਜਬ ਜਰੇ ਸਰਥ। ਤਬ _ਤਜਾ ਗਰਬ। _੭੫। 


ਬੁਹਮਾ _ਅਵਤਾਰ ੧੩੯ 


ਨ ਵੇਖਿਆ। ਸ਼ਰਮ ਦੇ ਮਾਰੇ ਸਾਰੇ ਚੌਹਾਂ ਪਾਸੇ (ਘੋੜੇ ਨੂੰ) ਲਭ _ਲਭ ਕੇ ਥਕ _ਗਏ। ਫਿਰ 
(ਉਨ੍ਹਾਂ ਨੇ) ਚਿਤ _ਵਿਚ _ਵਿਚਾਰ ਕੀਤਾ _ਕਿ _ਘੋੜਾ _ਪਾਤਾਲ ਵਿਚ _ਚਲਾ ਗਿਆ ਹੈ। _ਅਪਾਰ 
ਰਣਧੀਰ _ ਸੂਰਬੀਰ _ਸਗਰ _ (ਰਾਜ _ਕੁਮਾਰ) _ਟੋਏ _ਪੁਟਣ _ਲਗੇ।੬੯। 

ਕੋਧਿਤ ਹੋ ਕੇ ਬੇਅੰਤ ਯੋਧੇ ਨ ਪੁੱਟੀ ਜਾ ਸਕਣ _ਵਾਲੀ ਧਰਤੀ ਨੂੰ _ਪੁਟ ਪੁਟ ਕੇ 
ਸੁਟੀ ਜਾ ਰਹੇ _ਸਨ। ਸੁੰਦਰ ਸ਼ੋਭਾ ਵਾਲੇ (ਸਾਰੇ ਰਾਜ _ਕੁਮਾਰਾਂ ਦਾ) ਮੂੰਹ ਮਿੱਟੀ ਪੁਟ ਪੁਟ 
ਕੇ (ਭਛਿ ਭਛਿ”) ਮਿੱਟੀ ਵਰਗਾ ਹੋ _ਗਿਆ। ਜਦ _ਸਾਰੀ _ਦੌਖਣ ਦਿਸ਼ਾ ਨੂੰ ਪੁਟ ਲਿਆ 
ਗਿਆ ਤਾਂ ਮਨ ਵਿਚ ਅਭਿਮਾਨ ਧਾਰਨ ਕਰ _ਕੇ ਪੂਰਬ ਦਿਸ਼ਾ ਨੂੰ ਜਿਤਣ ਚਲ _ਪਏ।੭0। 

ਦੱਖਣ ਦਿਸ਼ਾ ਨੂੰ ਪੁਟ ਕੇ (ਖੋਜ ਲਿਆ) ਅਤੇ ਫਿਰ _ਅਨਾਰ੍ਹਾਂ _ਵਿਦਿਆਵਾਂ ਦੇ 
ਜਾਣਕਾਰ _(ਸਗਰ ਕੁਮਾਰ) ਪੂਰਬ ਦਿਸ਼ਾ ਨੂੰ ਪੁਟ ਕੇ ਪੱਛਮ ਦਿਸ਼ਾ ਵਲ ਚਲ ਪਏ। ਉੱਤਰ 


ਦਿਸ਼ਾ ਵਿਚ ਦਾਖਲ ਹੋ ਕੇ ਜਦ ਸਾਰੀ ਥਾਂ ਨੂੰ ਪੁਟਣ ਲਗੇ (ਤਾਂ ਉਨ੍ਹਾਂ) ਮੂਰਖਾਂ ਨੇ _ਹੋਰ 


ਹੋਰ ਵਿਚਾਰ (ਮਨ ਵਿਚ) ਸੋਚ _ਲਿਆ ਪਰ _ਕਲਿਯੁਗ _ਵਿਚ _ਕਾਲ ਨੇ ਹੋਰ ਹੀ ਧਾਰ 
"ਲਿਆ।੭੧। 


ਲੱ 


ਬਹਤੁ ਢੰਗਾਂ ਨਾਲ ਧਰਤੀ ਨੂੰ _ਪੁਟ ਪੁਟ ਕੇ ਜਦ ਉਹ ਅੱਧੀ ਦਿਸ਼ਾ ਤਕ ਪਹੁੰਚ 
ਗਏ, (ਤਦ) ਆਖਿਰ ਉਨ੍ਹਾਂ ਨੇ ਭੇਦ ਪਾ ਲਿਆ ਕਿ (ਇਕ) ਮੁਨੀ ਧਿਆਨ ਵਿਚ ਜੁੜਿਆ 
ਬੈਠਾ ਹੈ। (ਉਸ ਦੀ) ਪਿਠ ਪਿਛੇ ਪੂਰੀ ਸਾਜ ਸਜਾਵਟ ਨਾਲ ਘੋੜਾ _ਵੇਖਿਆ। ਰਾਜੇ _(ਸਗਰ 
ਦੇ) ਪੁੱਤਰਾਂ _ਨੇ ਬਹੁਤ _ਹੰਕਾਰ _ਨਾਲ _ ਮੁਨੀ ਨੂੰ _ਲਤਾਂ _ਮਾਰੀਆਂ।੭੨। 

ਤਦ ਮੁਨੀ ਦਾ ਧਿਆਨ ਛੁਟ ਗਿਆ ਅਤੇ (ਉਸ ਦੀਆਂ) ਔਖਾਂ ਵਿਚੋਂ ਅਗਨੀ ਦੀਆਂ 
ਭਿਆਨਕ _ ਲਾਟਾਂ _ਨਿਕਲੀਆਂ। _(ਉਹ _ ਅਗਨੀ) _ ਭਾਂਤ _ਭਾਂਤ ਨਾਲ _ਨਿਕਲੀ _ਜਿਵੇਂ _ਸਮੁੰਦਰ 
ਦੀ ਵਿਸ਼ਾਲ ਅੱਗ ਹੁੰਦੀ ਹੈ। ਉਸ ਦੀ ਨੈਨ (ਅਗਨੀ) ਨਾਲ _(ਸਗਰ) ਰਾਜੇ ਦੇ ਲਖ ਪੁੱਤਰ 
ਭਸਮੀ ਭੂਤ ਹੋ _ਗਏ। _ਰਾਜ _ਸਾਜ ਅਤੇ _ਸੰਪਤੀ ਸਹਿਤ (ਉਹ) ਘੋੜਾ _ਅਤੇ _ਅਸਤੁ-ਸ਼ਸਤ੍ਰ 
ਤੇ ਸੈਨਾ (ਨਸ਼ਟ ਹੋ _ਗਈ)।੭੩। 
੭ਹਾਭਾਰ ਛੰਦ 

ਰਾਜਾ _(ਸਗਰ) ਦੇ ਸੁੰਦਰ ਬੋਲਾਂ ਵਾਲੇ _ਸਾਰੇ _ਰਾਜ ਕੁਮਾਰ ਸੈਨਾ ਸਹਿਤ 
ਗਏ।੭੪। (ਜਿਨ੍ਹਾਂ ਦੀ) ਸ਼ੋਭਾ _ਅਪਾਰ ਸੀ ਅਤੇ ਜੋ ਬਹੁਤ ਸੁੰਦਰ _ਸਨ। _ਜਦ 
ਗਏ ਤਦ (ਉਨ੍ਹਾਂ ਨੇ) ਹੰਕਾਰ _ਛਡ _ਦਿੱਤਾ।੭੫। 


ਸੀ _ਦਸਮ-ਗ੍ਰੰਥ _ਸਾਹਿਬ 


ਬਾਹੂ _ਅਜਾਨ। ਸੋਭਾ _ਮਹਾਨ। 

ਦਸ ਚਾਰਿ ਵੰਤ। ਸੂਰਾ ਦੁਰੰਤ। ੭੬। 
ਜਾਰਿ ਭਾਜੇ _ਬੀਰ। ਹੁਐ ਚਿਤਿ ਅਧੀਰ। 
ਦਿਨੋ ਸੈਦੇਸ। ਜਹ ਸਾਗਰ _ਦੇਸ। _੭੭। 


ਲਹਿ ਸਾਗਰ ਬੀਰ। ਹ੍ਹੈ ਚਿਤਿ ਅਧੀਰ। 
ਪੁਛੇ ਸੈਦੇਸ। ਪੂਤਨ _ਸੁਬੇਸ। _੭੮। 

ਕਰਿ ਜੋਰਿ ਸਰਬਥ। ਭਟ ਛੋਰਿ ਗਰਬ। 
ਉਚਰੇ __ਬੈਨ। ਜਲ _ਚੁਅਤ ਨੈਨ। _੭੯। 


ਭੂਅ ਫੇਰਿ ਬਾਜ। ਜਿਣਿ ਸਰਬ ਰਾਜ। 

ਸਬ ਸੰਗ _ਲੀਨ। ਨ੍ਰਿਪ ਬਰ _ਪ੍ਰਬੀਨ। ੮0। 
ਹਯ _ਗਯੋ __ਪਯਾਰ। _ਤੁਅ ਸੁਤ _ਉਦਾਰ। 
ਭੂਅ ਖੋਦ ਸਰਬ। ਅਤਿ _ਬਢਾ _ਗਰਬ। ੮੧। 
ਤਹੈ ਮੁਨਿ _ਅਪਾਰ। _ਗੁਨਿ ਗਨ _ਉਦਾਰ। 
ਲਖਿ ਮਧ ਧ੍ਯਾਨ। ਮੁਨਿ ਮਨਿ ਮਹਾਨ। ੮੨। 
ਤਵ ਪੁਤ੍ਰ ਕ੍ਰੋਧ। ਲੈ ਸੈਗਿ ਜੋਧ। 

ਲਤਾ ਪ੍ਹਾਰ। ਕੀਅ ਰਿਖਿ ਅਪਾਰ। ੮੩। 
ਤਬ ਛੁਟਾ ਧ੍ਯਾਨ। ਮੁਨਿ ਮਨਿ ਮਹਾਨ। 
ਨਿਕਸੀ ਸੁ _ਜ੍ਰਾਲ। ਦਾਵਾ _ਬਿਸਾਲ। ੮੪। 
ਤਰੈ ਜਰੇ ਪੂਤ। ਕਹਿ ਐਸੇ ਦੂਤ। 

ਸੈਨਾ ਸਮੇਤ। ਬਾਚਾ ਨ _ਏਕ। ੮੫। 

ਸੁਨਿ ਪੁਤ੍ਰ _ਨਾਸ। ਭਯੋ _ਪੁਰਿ _ਉਦਾਸ। 

ਜਹ ਤਹ ਸੁ `ਲੋਗ। ਬੈਠੇ ਸੁ ਸੋਗ। ੮੬। 
ਸਿਵ ਸਿਮਰ ਬੈਣ। ਜਲ ਥਾਪਿ ਨੈਣ। 

ਕਰਿ ਧੀਰਜ ਚਿਤਿ। ਮੁਨਿ ਮਨਿ ਪਵਿਤ। ੮੭। 
ਤਿਨ ਮ੍ਰਿਤਕ _ਕਰਮ। ਨ੍ਰਿਪ ਕਰਮ _ਧਰਮ। 
ਬਹੁ ਬੇਦ ਰੀਤਿ। ਕਿਨੀ ਸੁ `ਪ੍ਰੀਤਿ। ੮੮। 
ਨ੍ਰਿਪ ਪੁਤ੍ਰ ਸੋਗ। _ਗਯੇ ਸੁਰਗ ਲੋਗਿ। 

ਨ੍ਰਿਪ ਭੇ ਸੁ ਜੌਨ। ਕਥਿ ਸਕੈ ਕੌਨ। ੮੯। 


/ਇਤ ਰਲਾ ਸ੍ਰ ਕੋ ਰਲ਼ %#੫ਤੰ”? 8੬7 ੪/ 


੧. “ਇਤਿ _ਸਗਰ ਰਾਜਾ _ਕਾਲ ਬਸ ਹੋਤ _ਭਏ।” 


ਬ੍ਰਹਮਾ ਅਵਤਾਰ ੧੪੧ 


ਸੜਦਿਆਂ (ਵੇਖ ਕੇ) (ਨਾਲ _ਗਏ)ਗੋਡਿਆਂ ਤਕ _ਬਾਂਹਵਾਂ ਵਾਲੇ, ਮਹਾਨ ਸ਼ੋਭਾ ਵਾਲੇ, 
ਚੌਦਾਂ ਗੁਣਾਂ ਵਾਲੇ, _ਬੇਅੰਤ ਸੂਰਮਿਆਂ ਨੂੰ।੭੬। _ਸੜਦਿਆਂ ਵੇਖ ਕੇ (ਨਾਲ ਗਏ) ਯੋਧੇ _ਚਿਤ 
ਵਿਚ _ਅਧੀਰ ਹੋ ਗਏ ਅਤੇ ਜਾ ਕੇ (ਰਾਜਕੁਮਾਰਾਂ ਦੀ ਸਥਿਤੀ ਦਾ) ਸੰਦੇਸ਼ ਦਿੱਤਾ ਜਿਥੇ 
ਸਗਰ ਰਾਜਾ ਦੇਸ਼ _(ਵਿਚ _ਬੈਠਾ ਯੋਗ _ਕਰ ਰਿਹਾ _ਸੀ)।੭੭। 


ਸਗਰ _ਨੇ (ਉਨ੍ਹਾਂ) ਸੂਰਮਿਆਂ ਨੂੰ (ਪਛਾਣ) _ਲਿਆ। (ਫਿਰ) ਚਿਤ _ਵਿਚ _ਅਧੀਰ 


ਹੋ ਗਿਆ ਅਤੇ ਪੁੱਤਰਾਂ ਦਾ _ਹਾਲ ਚਾਲ _ਅਤੇ ਸੰਦੇਸ਼ ਪੁੱਛਣ _ਲਗਾ।੭੮। ਅਭਿਮਾਨ ਨੂੰ 


ਛਡ ਕੇ ਅਤੇ ਹੱਥ ਜੋੜ ਕੇ (ਸੂਰਮਿਆਂ ਨੇ) ਬਚਨ ਉਚਾਰੇ _(ਪਰ_ ਉਨ੍ਹਾਂ `ਦੀਆਂ) ਅੱਖਾਂ `ਵਿਚ 
ਹੰਝੂ ਡਿਗਦੇ _ ਸਨ।੭੯। 


ਹੇ ਸ੍ਰੇਸ਼ਨ ਅਤੇ ਪ੍ਰਬੀਨ ਰਾਜੇ! (ਉਨ੍ਹਾਂ ਨੇ _ਸਾਰੀ) ਭੂਮੀ _ਉਤੇ ਯੱਗ ਘੋੜਾ _ਫਿਰਾ 
ਕੇ ਅਤੇ ਸਾਰੇ ਰਾਜਿਆਂ ਨੂੰ ਜਿਤ _ਕੇ _ਸਭ ਨੂੰ ਨਾਲ ਮਿਲਾ _ਲਿਆ।੮0। (ਫਿਰ) ਘੋੜਾ 
ਪਾਤਾਲ ਚਲਾ __ਗਿਆ। ਤੇਰੇ ਉਦਾਰ ਪੁੰਤਰਾਂ ਨੇ ਸਾਰੀ ਧਰਤੀ ਨੂੰ ਪੁਟ ਸੁਟਿਆ ਅਤੇ (ਉਨ੍ਹਾਂ 
ਦਾ) ਹੰਕਾਰ ਬਹੁਤ _ਵਧ _ਗਿਆ।੮੧। 


ਉਥੇ _(ਇਕ) ਅਪਾਰ (ਸ਼ਕਤੀ ਵਾਲਾ) ਮੁਨੀ ਸੀ 
ਵਰੁਸਾਇਆ ਹੋਇਆ _ਸੀ। (ਉਸ) ਮਹਾਨ ਮਨ ਵਾਲੇ ਮੁਨੀ 
ਕੇ।੮੨। ਤੇਰੇ ਪੁੱਤਰਾਂ ਨੇ ਕ੍ਰੋਧ _ਕੀਤਾ _ਅਤੇ ਯੋਧਿਆਂ ਨੂੰ ਨਾਲ ਲੈ ਕੇ ਮੁਨੀ ਉਤੇ _ਲਤਾਂ 


ਦੀ ਬਹੁਤ _ਮਾਰ _ਕੀਤੀ।੮੩। 


ਤਦ ਮਹਾਨ ਮਨ ਵਾਲੇ ਮੁਨੀ ਦਾ ਧਿਆਨ ਛੁਟ ਗਿਆ (ਅਤੇ ਉਸ _ਦੀਆਂ ਅੱਖਾਂ 
ਵਿਚੋਂ) _ਜੁਆਲਾ _ਨਿਕਲੀ _ਜੋ ਜੰਗਲ _ਦੀ ਵਿਸ਼ਾਲ _ਔਗ _ਵਰਗੀ _ਸੀ।੮੪। (ਫਿਰ) ਦੂਤ 
ਨੇ ਇਸ ਤਰ੍ਹਾਂ ਕਿਹਾ ਕਿ ਉਥੇ (ਤੁਹਾਡੇ) ਪੁੱਤਰ ਸੈਨਾ ਸਮੇਤ ਸੜ _ਗਏ ਹਨ, (ਕੋਈ) ਇਕ 
ਵੀ ਨਹੀਂ _ਬਚਿਆ _ਹੈ।੮੫। 


ਰਾਜ ਪੁੱਤਰਾਂ ਦਾ ਨਾਸ਼ _ਸੁਣ ਕੇ ਸਾਰਾ ਨਗਰ _ਉਦਾਸ _ਹੋ__ਗਿਆ। ਜਿਥੇ _ਕਿਥੇ 
(ਉਥੋਂ ਦੇ) ਲੋਕ (ਪਰਜਾ) ਸੋਗ _ਵਿਚ _ਡੁਬੇ _ਬੈਠੇ ਸਨ।੮੬। (ਅੰਤ ਵਿਚ _ਸਗਰ ਰਾਜੇ ਨੇ) 
'ਸ਼ਿਵ ਸ਼ਿਵ” ਬਚਨ _ਸਿਮਰ ਕੇ ਅਤੇ ਅੱਖਾਂ ਦੇ ਹੰਝੂ _ਰੋਕ ਕੇ _ਚਿਤ ਵਿਚ _ਧੀਰਜ _ਕੀਤਾ 
ਅਤੇ _ ਮੁਨੀ _ਵਾਂਗ _ਮਨ ਨੂੰ ਪਵਿਤ੍ਰ _ਕੀਤਾ।੮੭। 


(ਉਸ ਨੇ) ਉਨ੍ਹਾਂ (ਪੁੱਤਰਾਂ ਦੇ) ਮ੍ਰਿਤਕ ਕਰਮ _ਅਤੇ ਵੇਦ ਰੀਤ ਅਨੁਸਾਰ ਹੋਰ ਧਰਮ- 
ਕਰਮ _ਬੜੀ ਪ੍ਰੀਤ _ਨਾਲ _ਕੀਤੇ।੮੮। ਫਿਰ ਪੁੱਤਰਾਂ _ਦੇ ਸੋਗ _ਵਿਚ _ਹੀ ਰਾਜਾ _ਸਵਰਗ 
ਲੋਕ ਨੂੰ ਚਲਾ _ਗਿਆ। (ਇਸ ਪ੍ਰਕਾਰ ਦੇ) ਜਿਹੜੇ (ਹੋਰ) ਰਾਜੇ ਹੋਏ, (ਉਨ੍ਹਾਂ ਦਾ) ਕਥਨ 


੦. 


ਕੌਣ _ਕਰ _ ਸਕਦਾ _ਹੈ?।੮੯। 


/ਏਥੋਂ ਰਾਜਾ _ਅ੍ਨਰ ਦੇ ਰਜ ਦੀ _੭੧੫ਤੀ/ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਜੁਜਾਤਿ ਰਾਜਾ ਕੋ ਰਾਜ ਕਥਨੰ 
੭ਹਭਾਰ ਛੰਦ 
ਪੁਨਿ ਭਯੋ _ਜੁਜਾਤਿ। ਸੋਭਾ ਅਭਾਤਿ। ਦਸ _ਚਾਰਵੰਤ। ਸੋਭਾ _ਸੁਭੰਤ। ੯0। 
ਸੁੰਦਰ ਸੁ ਨੈਨ। ਜਨ ਰੂਪ ਮੈਨ। ਸੋਭਾ _ਅਪਾਰ। _ਸੋਭਤ _ਸੁਧਾਰ। ੯੧। 


ਸੁੰਦਰ _ਸਰੂਪ। _ਸੋਭੰਤ ਭੂਪ। _ਦਸ _ਚਾਰਵੰਤ। _ਆਭਾ _ਅਭੰਤ। _੯੨। 
ਗੁਨ ਗਨ ਅਪਾਰ। ਸੁੰਦਰ ਉਦਾਰ। _ਦਸ _ਚਾਰਿਵੰਤ। ਸੋਭਾ _ਸੁਭੰਤ। ੯੩। 


ਧਨ ਗੁਨ ਪ੍ਰਬੀਨ। ਪੂਭ ਕੋ _ਅਧੀਨ। ਸੋਭਾ ਅਪਾਰ। ਸੁੰਦਰ ਕੁਮਾਰ। ੯੪। 
ਸਾਸਤ੍ਰਗ ਸੁਧ। ਕ੍ਰੋਧੀ ਸੁ ਜੁਧ। ਨ੍ਰਿਪ ਭਯੋ ਬੇਨ। ਜਨ ਕਾਮ ਧੇਨ। ੯੫। 


ਖੂਨੀ ਸੁ ਖਗ। ਜੋਧਾ ਅਭਗ। ਖਤ੍ਰੀ ਅਖੰਡ। ਕ੍ਰੋਧੀ ਪ੍ਰਚੰਡ। ੯੬। 
ਸਤ੍ਰਹੈਨਿ _ਕਾਲ। _ਕਾਢੀ _ਕੂਵਾਲ। _ਸਮ ਤੇਜ ਭਾਨੁ। _ਜ੍ਹਾਲਾ _ਸਮਾਨ। _੯੭। 


ਜਬ ਜੁਰਤ ਜੰਗ। ਨਹਿ ਮੁਰਤ ਅੰਗ। ਅਰਿ ਭਜਤ ਨੇਕ। ਨਹਿ ਟਿਕਤ ਏਕ। ੯੮। 
ਥਰਹਰਤ ਭਾਨੁ। _ਕੰਪਤ _ਦਿਸਾਨ। _ਮੰਡਤ _ਮਵਾਸ। _ਭਜਤ _ਉਦਾਸ। _੯੯। 


ਥਰਹਰਤ _ਬੀਰ। _ਭੰਭਰਤ _ਭੀਰ। _ਤਤਜਤ _ਦੇਸ। ਨ੍ਰਿਪਮਨਿ ਨਰੇਸ। _੧00। 
ਚਚਕਤ _ਚੰਦ। _ਧਧਕਤ _ਇੰਦ। _ਫਨਿਮਨ _ਫਟੰਤ। _ਭੂਅਧਰ _ਭਜੰਤ। _੧0੧। 


ਨੰਠਤਾ ਛੱਟ 
ਜਸ ਠੌਰ ਠੌਰ ਸਬੋ_ਸੁਨ੍ਯੋ। ਅਰਿ ਬ੍ਰੰਦ ਸੀਸ ਸਬੋ_ ਧੁਨ੍ਯੋ। 
ਜਗ ਜਗ ਸਾਜ ਭਲੇ ਕਰੇ। ਦੁਖ ਪੁੰਜ ਦੀਨਨ ਕੇ ਹਰੇ। ੧0੨। 


/ਇਤ ਸ਼ਜ਼ਾਤ ਰਾਜਾ /#ਤ ਲੱਸ਼ੇ _ਹੌਤ ਭਏ) ੪/ ੫/ 


ਅਥ ਬੇਨ_ਰਾਜੇ ਕੋ ਰਾਜ ਕਥਨੰ 
ਅੰਠੋਤਾ ਛੱਟ 
ਪੁਨਿ ਬੇਣੂ ਰਾਜ ਮਹੇਸ ਭਯੋ। ਨਿਜਿ ਡੰਡ ਕਾਹੂੰ ਤੇ ਨ ਲਯੋ। 
ਜੀਅ ਭਾਤਿ ਭਾਤਿ ਸੁਖੀ ਨਰਾ। ਅਤਿ ਗਰਬ _ਸੁਬ ਛੁਟਿਓ ਧਰਾ। _੧0੩। 


ਬ੍ਰਹਮਾ ਅਵਤਾਰ ੧੪੩੨੩ 


ਹੁਣ ਜੁਜਾਤਿ ਰਾਜੇ ਦੇ ਰਾਜ ਦਾ ਕਥਨ 

੭ਹਭਾਰ ਛੰਦ 

ਫਿਰ _ਯਯਾਤੀ _(ਜੁਜਾਤਿ) ਰਾਜਾ ਹੋਇਆ, (ਜਿਸ _ਦੀ) ਅਲੌਕਿਕ ਸ਼ੋਭਾ _ਸੀ। _ ਚੌਦਾਂ 
ਵਿਦਿਆਵਾਂ _ਦੇ ਗਿਆਨ _ਨਾਲ _ਸ਼ੋਭਾਇਮਾਨ _ਸੀ।੯0। ਉਸ ਦੇ ਨੈਨ ਸੁੰਦਰ ਸਨ, _ਮਾਨੋ 
ਕਾਮਦੇਵ _ਦਾ ਰੂਪ _ਹੋਵੇ। _(ਉਹ) _ਅਪਾਰ _ ਸ਼ੋਭਾ _ਨਾਲ _ ਸੁਸ਼ੋਭਿਤ _ਹੋ__ਰਿਹਾ _ਸੀ।੯੧। 

(ਉਹ) ਸੁੰਦਰ ਸ਼ੋਭਾ _ਅਤੇ _ਸਰੂਪ _ਵਾਲਾ _ਰਾਜਾ _ਸੀ। _(ਉਹ) ਚੌਦਾਂ ਵਿਦਿਆਵਾਂ ਦਾ 
ਗਿਆਤਾ _ ਅਤੇ _ ਅਲੌਕਿਕ _ਪੁਭਾ _ਵਾਲਾ _ਸੀ।੯੨। _ (ਉਹ) _ ਅਪਾਰ _ ਗੁਣਾਂ _ਵਾਲਾ, _ ਸੁੰਦਰ 
ਅਤੇ _ਉਦਾਰ _ਸੀ। ਚੌਦਾਂ _ਵਿਦਿਆਵਾਂ _ਨੂੰ ਜਾਣਨ _ਵਾਲਾ _ਅਤੇ _ ਸ਼ੋਭਾ _ਨਾਲ _ ਸ਼ੋਭਾਇਮਾਨ 
ਸੀ।੯੩। 

ਧਨ _ ਦੌਲਤ _ ਅਤੇ _ (ਅਨੇਕ _ਪ੍ਰਕਾਰ _ਦੇ) ਗੁਣਾਂ _ਵਿਚ _ਪ੍ਰਬੀਨ _ਸੀ, _ ਪ੍ਰਭੂ ਦੀ 
ਅਧੀਨਗੀ _ (ਸਵੀਕਾਰ _ਕਰਦਾ ਸੀ) ਅਤੇ ਉਹ ਰਾਜਕੁਮਾਰ ਅਪਾਰ ਸ਼ੋਭਾ ਵਾਲਾ 
ਸੀ।੯੪। (ਉਹ) ਸ਼ਾਸਤ੍ਰਾਂ ਦਾ ਸ਼ੁੱਧ _ਵਿਸ਼ੇਸ਼ਗ _ਸੀ। ਯੁੱਧ ਵੇਲੇ ਕ੍ਰੋਧਵਾਨ ਸੀ। _(ਇਸ ਤਰ੍ਹਾਂ) 
ਬੇਨ _(ਨਾਂ ਦਾ) ਰਾਜਾ ਹੋਇਆ, (ਇੰਜ ਪੁਤੀਤ ਹੁੰਦਾ _ਸੀ) ਮਾਨੋ ਕਾਮ _ਧੇਨੁ _ਹੋਵੇ।੯੫। 

(ਉਹ) _ਖ਼ੂਨਖਾਰ ਤਲਵਾਰ _ਵਾਲਾ _ਸੀ, ਨ _ਭਜਣ ਵਾਲਾ ਯੋਧਾ ਸੀ, ਨ ਖੰਡੇ ਜਾ 
ਸਕਣ _ਵਾਲਾ ਛਤ੍ਰੀ _ਸੀ ਅਤੇ _ਪੁਚੰਡ ਕ੍ਰੋਧ _ਵਾਲਾ _ਸੀ।੯੬। (ਉਹ) ਵੈਰੀਆਂ ਲਈ _ਕਾਲ 
ਸੀ ਅਤੇ (ਉਨ੍ਹਾਂ `ਨੂੰ ਮਾਰਨ ਲਈ ਸਦਾ) ਤਲਵਾਰ _ਕਢੀ _ਰਖਦਾ _ਸੀ। (ਉਸ ਦਾ) ਤੇਜ 
ਸੂਰਜ _ ਵਰਗਾ _ ਸੀ, _ਅਥਵਾ _ ਅਗਨੀ _ਦੇ _ ਸਮਾਨ _ਸੀ।੯੭। 
ੱ ਤਾਂ _(ਯੁੱਧ-ਭੂਮੀ ਵਿਚੋਂ) ਅੰਗ ਨਹੀਂ _ਮੋੜਦਾ _ਹੈ। 


ਜਦ ਯੁੱਧ ਵਿਚ ਰੁਝ ਜਾਂਦਾ ਸੀ 
ਅਨੇਕ _ਵੈਰੀ ਭਜ ਜਾਂਦੇ ਸਨ, ਇਕ _ਵੀ ਨਹੀਂ ਟਿਕਦਾ ਸੀ।੯੮। (ਉਸ ਦੇ ਪੁਤਾਪ ਤੋਂ) 
ਸੂਰਜ _ਥਰਥਰ _ਕੰਬਦਾ _ਸੀ, ਦਿਸ਼ਾਵਾਂ _ਡੋਲਦੀਆਂ _ਸਨ। _ ਆਕੀ _ਰਹਿਣ _ਵਾਲੇ ਉਦਾਸ ਹੋ 
ਕੇ ਭਜੇ ਜਾ ਰਹੇ ਸਨ।੯੯। 

ਬੀਰ _ਥਰਥਰ ਕੰਬਦੇ ਸਨ, _ਡਰਪੋਕ ਭਜੇ ਜਾ ਰਹੇ ਸਨ, ਦੇਸ ਛਡ ਰਹੇ ਸਨ। (ਇਸ 
ਤਰ੍ਹਾਂ ਦਾ) _ ਸ਼ਿਰੋਮਣੀ _ਰਾਜਾ _ਸੀ।੧00। (ਜਿਸ ਰਾਜੇ ਨੂੰ ਵੇਖ ਕੇ _) ਚੰਦ੍ਰਮਾ _ਚਕਾ-ਚੌਂਧ 
ਮੰਨਦਾ _ਸੀ, ਇੰਦਰ (ਦਾ _ਹਿਰਦਾ) ਧੜਕਦਾ _ਸੀ, _ਸ਼ੇਸ਼ਨਾਗ _ਫਣਾਂ ਨੂੰ (ਧਰਤੀ _ਉਤੇ) 
ਪਟਕਦਾ _ਸੀ__ ਅਤੇ _ ਪਰਬਤ _ (ਭੂਧਰ) _ਨਸ _ ਰਹੇ _ ਸਨ।੧0੧। 
ਨੰਠਤਾ ਛੱ 

ਸਾਰਿਆਂ ਨੇ ਥਾਂ ਥਾਂ (ਰਾਜੇ ਦਾ) ਯਸ਼ ਸੁਣ ਲਿਆ। ਸਭ ਵੈਰੀਆਂ ਦੇ ਸਮੂਹਾਂ ਨੇ 
ਸਿਰ _ਧੁਣ _ਲਿਆ। (ਉਸ ਨੇ) ਜਗਤ ਵਿਚ ਚੰਗੇ _ਯੱਗਾਂ ਦੀ ਵਿਵਸਥਾ ਕੀਤੀ ਅਤੇ ਦੀਨਾਂ 
(ਆਜਿਜ਼ਾਂ) ਦੇ ਦੁਖ _ਹਰ _ਲਏ।੧0੨। 


/ਏਥੋ ਸੁਨਤ ਰਾਜਾ /ਨਤੂ ਦੇ ਵਸ਼ ਹੋਂ ਗਈ/ 


ਹੁਣ ਬਥੇਨ ਦੇ ਰਾਜ ਦਾ ਕਥਨ 
ਅੰਠਤਾ ਛੱਟ 
ਫਿਰ ਬੇਨ ਧਰਤੀ ਦਾ ਰਾਜਾ ਬਣਿਆ ਜਿਸ ਨੇ ਆਪ ਕਿਸੇ ਪਾਸੋਂ ਦੰਡ ਨਹੀਂ ਲਿਆ 
ਸੀ। ਭਾਂਤ ਭਾਂਤ ਦੇ ਜੀਵ ਅਤੇ ਮਨੁੱਖ ਸੁਖੀ ਸਨ ਅਤੇ ਸਾਰਿਆਂ ਨੇ ਮਨ ਤੋਂ ਹੰਕਾਰ ਨੂੰ 
ਕਢ ਦਿੱਤਾ ਸੀ।੧0੩। 


ਸੀ _ਦਸਮ-ਗ੍ਰੰਥ _ਸਾਹਿਬ 


ਜੀਅ ਜੰਤ ਸਬ _ਦਿਖਿਯਤ ਸੁਖੀ। ਤਰਿ ਦ੍ਰਿਸਟਿ ਆਵਤ ਨ ਦੁਖੀ। 
ਸਬ ਠੌਰ ਠੌਰ ਪ੍ਰਿਥੀ ਬਸੀ। ਜਨੁ ਭੂਮਿ ਰਾਜ ਸਿਰੀ ਲਸੀ। ੧0੪। 


ਇਹ ਭਾਤਿ ਰਾਜ ਕਮਾਇ ਕੈ। ਸੁਖ ਦੇਸ ਸਰਬ ਬਸਾਇ ਕੈ। 
ਬਹੁ ਦੋਖ ਦੀਨਨ ਕੇ ਦਹੇ। ਸੁਨਿ ਥਥਕਤ ਦੇਵ ਸਮਸਤ _ਭਏ। _੧0੫। 


ਬਹੁ ਰਾਜ ਸਾਜ ਕਮਾਇ ਕੈ। ਸਿਰਿ ਅਤੁਪਤ੍ਹ ਫਿਰਾਇ ਕੈ। 
ਪੁਨਿ ਜੋਤਿ ਜੋਤਿ ਬਿਖੈ ਮਿਲੀ। ਅਰਿ ਫੈਨੁ _ਥੇਨੁ _ਮਹਾਬਲੀ। ੧0੬। 


ਅਬਿਕਾਰ ਭੂਪ ਜਿਤੇ ਭਏ। ਕਰਿ ਰਾਜ ਅੰਤ ਸਮੈ ਗਏ। 
ਕਬਿ ਕੌਨ ਨਾਮ ਤਿਨੈ ਗਨੈ। _ਸੈਕੇਤ ਕਰਿ ਇਤੇ _ਭਨੈ। _੧0੭। 


/ਇਤ ਸੋਨ ਰਾਜਾ ,ਤ ਕਸ _ਹੱਤ ਭਲ &੬/ ੫/ 


ਅਥ _ਮਾਨਧਾਤਾ ਕੋ ਰਾਜੁ _ਕਥਨੰ 
ਦੱਧਕਾ ਛੰਦ 
ਜੇਤਕ ਭੂਪ ਭਏ ਅਵਨੀ ਪਰ। ਨਾਮ ਸਕੈ ਤਿਨ ਕੇ ਕਵਿ ਕੋ ਧਰਿ। 
ਨਾਮ _ਜਥਾਮਤਿ _ਭਾਖਿ ਸੁਨਾਊ। ਚਿਤ ਤਊ ਅਪਨੇ ਡਰ _ਪਾਊ। _੧0੮। 


ਬੇਨੁ ਗਏ ਜਗ ਤੇ ਨ੍ਰਿਪਤਾ ਕਰਿ। _ਮਾਨਧਾਤ ਭਏ ਬਸੁਧਾ ਧਰਿ। 
ਬਾਸਵ ਲੋਗ ਗਏ ਜਬ ਹੀ ਵਹ। ਉਠਿ ਦਯੋ _ਅਰਧਾਸਨ _ਬਾਸਵ _ਤਿਹ। ੧0੯। 


ਰੋਸ ਭਰ੍ਯੋ ਤਬ ਮਾਨ ਮਹੀਧਰ। _ਹਾਕਿ _ਗਹ੍ਯੋ ਕਰਿ ਖਗ _ਭਯੰਕਰ। 
ਮਾਰਨ ਲਾਗ ਜਬੈ ਰਿਸ ਇੰਦੂਹਿ। ਬਾਹ _ਗਹੀ ਤਤਕਾਲ _ਦਿਜਿੰਦੂਹਿ। _੧੧0। 


ਨਾਸ ਕਰੋਂ ਜਿਨਿ ਬਾਸਵ ਕੋ ਨ੍ਰਿਪ ਆਸਨ ਅਰਧ ਦਯੋ _ਤੁਹ ਯਾ ਬੂਤ। 
ਹੈ ਲਵਨਾਸੂ _ਮਹਾਸੁਰ ਭੂਧਰਿ। ਤਾਹਿ ਨ ਮਾਰ ਸਕੇ ਤੁਮ ਕਿਉਂ ਕਰ। _੧੧੧। 


ਜੋ ਤੁਮ ਤਾਹਿ ਸੰਘਾਰ ਕੈ ਆਵਹੁ। ਤੌ ਤੁਮ ਇੰਦੂ ਸਿੰਘਾਸਨ ਪਾਵਹੁ। 

ਐਸੇ ਕੈ ਅਰਧ ਸਿੰਘਾਸਨ ਬੈਠਹੁ। ਸਾਚੁ ਕਹੋਂ ਪਰ ਨਾਕੁ ਨ _ਐਠਹੁ। ੧੧੨। 
%ਸ਼ਤਰ _ਛੰਟਾ 

ਧਾਯੋ ਅਸਤ ਲੈ ਕੇ _ਤਹਾ। ਮਥੁਰਾ ਮੰਡਲ ਦਾਨੋ ਥਾ _ਜਹਾ। 

ਮਹਾ ਗਰਬੁ ਕੈ ਕੈ ਮਹਾ ਮੰਦ ਬੁਧੀ। ਮਹਾ ਜੋਰ ਕੈ ਕੈ ਦਲ ਪਰਮ ਕੂਧੀ। ੧੧੩। 


ਬ੍ਰਹਮਾ ਅਵਤਾਰ ੧੪੫ 


ਜੰਤ ਸੁਖੀ ਦਿਸਦੇ ਸਨ। ਕੋਈ ਵੀ ਦੁਖੀ ਨਜ਼ਰ ਨਹੀਂ ਸੀ _ਆਉਂਦਾ। 
ਥਾਂ ਤੇ ਚੈਗੀ ਤਰ੍ਹਾਂ ਵਸ ਰਹੀ ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ 
ਲਕਸ਼ਮੀ _ਪੁਕਾਸ਼ਿਤ _ਹੋ__ਰਹੀ _ ਹੋਵੇ।੧0੪। 

ਇਸ ਤਰ੍ਹਾਂ ਰਾਜ ਕਮਾ ਕੇ ਅਤੇ ਸਾਰੇ ਦੇਸ਼ ਨੂੰ ਸੁਖ ਪੂਰਵਕ ਵਸਾ ਕੇ ਦੀਨ 
(ਅਜਿਜ਼) ਲੋਕਾਂ ਦੇ ਬਹੁਤ ਦੁਖ ਨਸ਼ਟ ਕਰ ਦਿੱਤੇ। (ਜਿਸ ਨੂੰ) ਸੁਣ ਕੇ ਸਾਰੇ ਦੇਵਤੇ ਥਕ 
ਗਈ ।੧0੫। 


ਦੀ ਜੋਤਿ (ਪਰਮਸੌਤਾ ਦੀ) ਜੋਤਿ ਵਿਚ ਮਿਲ ਗਈ। _ਇਸ ਤਰ੍ਹਾਂ ਵੈਰੀਆਂ ਦਾ ਨਾਸ਼ ਕਰਨ 
ਵਾਲਾ _ ਮਹਾਨ _ ਬਲੀ _ ਰਾਜਾ _ ਬੇਨ _ (ਹੋਇਆ)।੧0੬। 
ਵਿਕਾਰਾਂ ਤੋਂ ਰਹਿਤ ਜਿਤਨੇ ਵੀ ਰਾਜੇ ਹੋਏ ਹਨ, (ਉਹ) ਰਾਜ ਕਰ ਕੇ ਅੰਤ ਨੂੰ 
(ਪਰਮਾਤਮਾ ਵਿਚ) ਸਮਾ ਗਏ _ਹਨ। ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ ਹੈ, ਸੈਕੇਤ 
ਮਾਤਰ _ ਇਥੇ _ ਕਹਿ _ ਦਿੱਤੇ _ਹਨ।੧0੭। 
/ਏਥੋ ਲਨ ਰਾਜਾ ,ਤੂ ਦੇ ਵਲ ਹੋਂ ਨਈ? 


ਹੁਣ ਮਾਨਧਾਤਾ ਦੇ ਰਾਜ ਦਾ ਕਥਨ 
ਦੱਧਕਾ ਛੱਟ 
ਧਰਤੀ ਉਤੇ ਜਿਤਨੇ ਕੁ ਰਾਜੇ ਹੋਏ ਹਨ, ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ 
ਹੈ। ਆਪਣੀ ਬੁੱਧੀ ਦੇ ਬਲ ਤੇ (ਉਨ੍ਹਾਂ ਦੇ) ਨਾਂ ਸੁਣਾਉਂਦਾ ਹਾਂ, (ਪਰ ਫਿਰ ਵੀ) ਆਪਣੇ 
ਮਨ ਵਿਚ _ ਡਰ _ ਮੰਨਦਾ _ ਹਾਂ।੧)੮। 
(ਜਦ) _ਬੇਨ ਜਗਤ ਉਤੇ ਰਾਜ ਕਰ ਕੇ ਚਲਿਆ ਗਿਆ, (ਤਦ) ਧਰਤੀ ਨੂੰ ਧਾਰਨ 


ਕਰਨ _ਲਈ _ਮਾਨਧਾਤਾ (ਰਾਜਾ) _ਹੋਇਆ। _ਜਦ _ਉਹ _ ਇੰਦਰ _('ਬਾਸਵ”) ਲੋਕ _ਵਿਚ 
ਵਿਚਰਿਆ, _(ਤਦ) ਉਸ ਨੂੰ ਇੰਦਰ ਨੇ _ਉਠ ਕੇ ਔਧਾ ਆਸਣ ਦਿੱਤਾ।੧0੯। 

ਤਦ _ਮਾਨਧਾਤਾ ਰਾਜੇ _ਦੇ _(ਮਨ _ਵਿਚ) ਕ੍ਰੋਧ ਭਰ ਗਿਆ ਅਤੇ ਲਲਕਾਰਾ _ਮਾਰ 
ਕੇ ਹੱਥ _ਵਿਚ ਖੰਡਾ _ਧਾਰਨ _ਕਰ _ਲਿਆ। ਜਦ ਕ੍ਰੋਧ ਨਾਲ ਇੰਦਰ ਨੂੰ ਮਾਰਨ ਲਗਾ, _ਤਦ 
ਬੁਹਸਪਤੀ _('ਦਿਜਿੰਦੂ”) ਨੇ ਉਸ _ਦੀ ਬਾਂਹ _ਪਕੜ _ਲਈ।੧੧0। 

(ਅਤੇ _ਕਿਹਾ--) ਹੇ ਰਾਜਨ! ਇੰਦਰ ਨੂੰ ਨਸ਼ਟ ਨ ਕਰੋਂ ਇਸ ਨੇ ਨਿਯਮ ਅਨੁਸਾਰ 

ਹੋਇਆ) ਕਿਉਂਕਿ ਤੁਸੀਂ ਧਰਤੀ 

ਸਕੇ _ਹੋ।੧੧੧। 
ਤੁ ਉਸ ਨੂੰ ਤੁਸੀਂ (ਪੂਰਾ) ਇੰਦਰ ਆਸਨ ਪਾ 
ਲਵੋਗੇ। ਇਸ ਲਈ (ਤੁਸੀਂ) ਅੱਧੇ ਸਿੰਘਾਸਨ ਉਤੇ ਬੈਠ _ਜਾਓ। (ਮੈਂ) ਸੋਚ ਕਿਹਾ ਹੈ, ਇਸ 
ਕਰ _ਕੇ ਤੁਸੀਂ ਨਕ ਨ ਚੜ੍ਹਾਓ।੧੧੨। 


%#ਸ਼ਤਰ ਛੰਦ 


ਤੁਹਾਨੂ ਇਸ ਲਈ 
ਉਪਰ _ 'ਲਵਨਾਸੁਰ” ਨਾਂ ਦੇ ਵੱਡੇ ਦੈਂਤ ਨੂੰ ਮਾਰ ਨਹੀਂ 
ਨੂੰ ਆਵੋਗੇ ਤਾਂ 


੮ 


(ਰਾਜ _ਮਾਨਧਾਤਾ) _ਅਸਤੁ _(ਧਨੁਸ਼) ਲੈ ਕੇ ਭਜ ਕੇ ਉਥੇ ਗਿਆ, ਜਿਥੇ ਮਥੁਰਾ 
ਮੰਡਲ _ਵਿਚ _(ਉਹ _ਲਵਨਾਸੁਰ) ਦੈਂਤ ਰਹਿੰਦਾ _ਸੀ। _ਉਸ ਮਹਾ ਮੰਦ _ਬੁੱਧੀ ਵਾਲੇ (ਦੈਂਤ 
ਨੇ) ਹੰਕਾਰ ਕਰ ਕੇ ਅਤੇ ਬਹੁਤ ਕ੍ਰੋਧ ਕਰ ਕੇ ਬਹੁਤ ਵੱਡਾ ਦਲ ਜੋੜ ਰਖਿਆ _ਸੀ।੧੧੩। 


੧੪੬ ਸ੍ਰੀ _ਦਸਮ-ਗ੍ਰੰਥ _ਸਾਹਿਬ 


ਮਹਾ ਘੋਰ ਕੈ ਕੈ ਘਨੰ ਕੀ ਘਟਾ ਜਿਯੋ। ਸੁ ਧਾਇਆ ਰਣ ਬਿਜੁਲੀ ਕੀ ਛਟਾ ਜਿਯੋ। 
ਸੁਨੇ ਸਰਬ ਦਾਨੋ ਸੁ ਸਾਮੁਹਿ ਸਿਧਾਇ। ਮਹਾ ਕ੍ਰੋਧ ਕੈ ਕੈ ਸੁ ਬਾਜੀ ਨਚਾਏ। ੧੧੪। 


ਡਟਕਾ ਛੰਦ 
ਅਬ ਏਕ ਕੀਏ ਬਿਨੁ ਯੌ ਨ ਟਰੈ। ਦੋਊ ਦਾਤਨ ਪੀਸ ਹੰਕਾਰਿ ਪਰੈ। 
ਜਬ ਲੌ ਨ ਸੁਨੋ ਲਵ ਖੇਤ ਮਰਾ। ਤਬ ਲਉ ਨ ਲਖੋ ਰਨਿ ਬਾਜ ਟਰਾ। ੧੧੫। 


ਅਬ ਹੀ ਰਣਿ ਏਕ ਕੀ ਏਕ ਕਰੈ। ਬਿਨੁ ਏਕ ਕੀਏ ਰਣਿ ਤੇ ਨ ਟਰੈ। 
ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ। ਦੁਹੂੰ ਓਰਿ ਜਬੈ ਰਣ ਬੀਰ ਜੁਟੇ। ੧੧੬। 


ਕੁਪ ਕੈ ਲਵ _ਪਾਨਿ ਤ੍ਰਿਸੂਲ ਲਯੋ। _ਸਿਰਿ _ਧਾਤਯਮਾਨ ਦੁਖੰਡ ਕਿਯੋ। 
ਬਹੁ _ਜੂਥਪ ਜੂਥਨ ਸੈਨ ਭਜੀ। ਨ _ਉਚਾਇ ਸਕੈ ਸਿਰੁ ਐਸ _ਲਜੀ। _੧੧੭। 


ਘਨ ਜੈਸੇ ਭਜੇ ਘਨ ਘਾਇਲ ਹੁਐ। ਬਰਖਾ ਜਿਮਿ ਸ੍ਰੋਣਤ ਧਾਰ ਚੁਐ। 
ਸਭ _ਮਾਨ ਮਹੀਪਤਿ ਛੇਤ੍ਰਹਿ ਦੈ। ਸਬ ਹੀ ਦਲ ਭਾਜਿ ਚਲਾ ਜੀਅ ਲੈ। ੧੧੮। 


ਇਕ ਘੂਮਤ ਘਾਇਲ ਸੀਸ ਫੁਟੇ। ਇਕ ਸ੍ਰੋਣ ਚੁਚਾਵਤ ਕੇਸ ਛੁਟੇ। 
ਰਣਿ ਮਾਰ ਕੈ ਮਾਨਿ ਤ੍ਰਿਸੂਲ ਲੀਏ। ਭਟ _ਭਾਤਹਿ ਭਾਤਿ ਭਭਜਾਇ _ਦੀਏ। ੧੧੯। 


/ਏ/ਤ ਆਨਧਾਤਾਂਰਾਲ ਅਆ੫ਤੰ "/ _-2/ ੫/ 


ਅਥ ਦਲੀਪ ਕੋ ਰਾਜ ਕਥਨੰ 
ਤੱਟਕਾ ਛੰਦ 
ਰਣ ਮੋ ਮਾਨ ਮਹੀਪ ਹਏ। ਤਬ ਆਨਿ ਦਿਲੀਪ ਦਿਲੀਸ ਭਏ। 
ਬਹੁ _ਭਾਤਿਨ ਦਾਨਵ _ਦੀਹ _ਦਲੇ। ਸਬ _ਨੌਰ ਸਬੈ ਉਠਿ ਧਰਮ _ਪਲੇ। _੧੨0। 


ਚੱਪਣ? 
ਜਬ ਨ੍ਰਿਪ _ਹਨਾ _ਮਾਨਧਾਤਾ _ਬਰ। _ਸਿਵ ਤ੍ਰਿਸੂਲ ਕਰਿ _ਧਰਿ _ਲਵਨਾਸੁਰ। 
ਭਯੋ ਦਲੀਪ ਜਗਤ _ਕੋ_ਰਾਜਾ। _ਭਾਤਿ _ਭਾਤਿ ਜਿਹ ਰਾਜ _ਬਿਰਾਜਾ। _੧੨੧। 


੧. “ਬਧਹਿ? 


ਬ੍ਰਹਮਾ ਅਵਤਾਰ ੧੪੭ 


੮. 


ਬਦਲ ਦੀਆਂ ਕਾਲੀਆਂ _ਘਟਾਵਾਂ ਵਾਂਗ ਬਹੁਤ ਗਜ ਵਜ ਕੇ ਅਤੇ ਲਾਲ ਹੋਂ ਕੇ 
ਬਿਜਲੀ ਦੀ ਲਿਸ਼ਕ ਵਾਂਗ _ਹਲਾ ਕਰ ਕੇ ਪਿਆ। (ਹਮਲੇ ਦੀ ਗੱਲ) ਸੁਣ ਕੇ ਸਾਰੇ ਦਾਨਵ 
ਚੜ੍ਹ _ਕੇ ਸਾਹਮਣੇ ਆ ਢੁਕੇ _ਅਤੇ _ਬਹੁਤ ਕ੍ਰੋਧ _ਕਰ _ਕੇ ਘੋੜਿਆਂ ਨੂੰ _ਨਚਾਇਆ।੧੧੪। 
੭ੰਦਕਾ ਛੰਦ 
ਹੁਣ (ਦੋਹਾਂ ਤੋਂ) ਇਕ ਕੀਤੇ _ਬਿਨਾ ਇਸ ਤਰ੍ਹਾਂ ਨਹੀਂ _ਟਲਣਗੇ। ਦੋਵੇਂ ਦੰਦਾਂ ਨੂੰ 
ਪੀਹ ਕੇ ਹੰਕਾਰ ਨਾਲ (ਇਕ ਦੂਜੇ ਉਤੇ) ਪੈ ਗਏ _ਹਨ। ਜਦ ਤਕ ਨਹੀਂ ਸੁਣਦਾ ਕਿ 
“ਲਵਨਾਸੁਰ ਯੁੱਧ _ਵਿਚ ਮਰ _ਗਿਆ ਹੈ”, ਤਦ ਤਕ (ਮੇਰੇ) ਘੋੜੇ ਨੂੰ _ਰਣਭੂਮੀ ਵਿਚੋਂ ਪਿਛੇ 
ਹਟਦਾ ਨਹੀ” ਵੇਖੋਗੇ।੧੧੫। 
ਇਕ _ਕੀਤੇ 
ਆ 


ਹੁਣੇ ਹੀ ਉਹ ਰਣ ਵਿਚ ਇਕੋ _ਇਕ _ਕਰ ਦੇਣਾ (ਚਾਹੁੰਦੇ _ਹਨ)। 
ਬਿਨਾ ਰਣ ਤੋਂ ਟਲਦੇ ਨਹੀਂ _ਹਨ। _ਬਹੁਤ ਸਾਰੇ ਸਾਲ ਦੇ ਬ੍ਰਿਛ _ਅਤੇ _ਪੌਥਰ ਹੇਠਾਂ 
ਪਏ ਹਨ ਜਦ ਕਿ ਦੋਹਾਂ ਪਾਸਿਆਂ ਤੋਂ ਰਣ ਵਿਚ ਬੀਰ _ਜੁਟ ਗਏ _ਹਨ।੧੧੬। 
ਲਵਨਾਸੁਰ ਨੇ ਕੋਧਿਤ ਹੋ ਹੱਥ ਵਿਚ ਤ੍ਰਿਸ਼ੂਲ ਧਾਰਨ ਕਰ _ਲਿਆ ਅਤੇ (ਰਾਜਾ) 


ਤਕ ਨ ਚੁਕ ਸਕੇ।੧੧੭। 


੮ 


(ਹਵਾ _ਨਾਲ) ਜਿਵੇਂ ਬਦਲ _ਭਜ ਜਾਂਦੇ ਹਨ, ਉਸੇ ਤਰ੍ਹਾਂ ਬਹੁਤ _ਸਾਰੇ ਜ਼ਖ਼ਮੀ _ਹੋ 
ਕੇ (ਭਜੀ ਜਾ ਰਹੇ ਹਨ)। ਮੀਂਹ ਦੇ ਵਰ੍ਹਨ ਵਾਂਗ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਦੀ _ਧਾਰ 
ਚੋ ਰਹੀ _ਸੀ। ਸ੍ਰੇਸ਼ਠ _ਮਾਨਧਾਤਾ ਰਾਜੇ ਨੂੰ _ਯੁੱਧ-ਭੂਮੀ _ਦੀ _ਭੇਟਾ ਚੜ੍ਹਾ _ਕੇ _ਸਾਰਾ _ਸੈਨਾ- 
ਦਲ _ (ਆਪਣਾ) ਜੀਅ _ ਬਚਾ ਕੇ _ ਚਲਾ _ਗਿਆ।੧੧੮। 

ਇਕ ਜ਼ਖ਼ਮੀ ਹੋਏ ਘੁੰਮ ਰਹੇ ਹਨ, _ਇਕਨਾਂ ਦੇ ਸਿਰ ਪਾਟੇ ਹੋਏ ਹਨ, ਇਕਨਾਂ (ਦੇ 
ਜ਼ਖਮਾਂ ਵਿਚੋਂ) ਲਹੂ _ਵਗ ਰਿਹਾ ਹੈ (ਅਤੇ _ਇਕਨਾਂ ਦੇ) ਕੇਸ ਖੁਲੇ _ਹੋਏ _ਹਨ। _ਰਣ-ਭੂਮੀ 
ਵਿਚ ਤ੍ਰਿਸ਼ੂਲ ਮਾਰ ਕੇ _ਮਾਨਧਾਤਾ ਰਾਜੇ ਨੂੰ ਮਾਰ ਲਿਆ ਗਿਆ ਹੈ ਅਤੇ ਤਰ੍ਹਾਂ ਤਰ੍ਹਾਂ ਦੇ 
ਸੂਰਮੇ _ਭਜਾ _ਦਿੱਤੇ ਗਏ _ ਹਨ।੧੧੯। 


/ਏਲੋ_ਆਨਧਾਡਾ ਦੇ ਰਜ ਦੀ ਨ੧੫ਤਾੀ/ 


ਹੁਣ ਦਲੀਪ ਰਾਜਾ ਦੇ ਰਾਜ ਦਾ ਕਥਨ 

ਤੱਟਕਾ ਛੰਦ 

ਜਦ _ਯੁੱਧ-ਭੂਮੀ _ਵਿਚ _ਮਾਨਧਾਤਾ _ਰਾਜਾ ਮਾਰਿਆ _ਗਿਆ, ਤਾਂ ਦਲੀਪ (ਨਾਂ ਦਾ 
ਰਾਜਾ) _ਦਿੱਲੀ-ਪਤੀ _ਬਣਿਆ। (ਉਸ ਨੇ) ਬਹੁਤ ਤਰ੍ਹਾਂ _ਨਾਲ ਵੱਡੇ _ਦਾਨਵਾਂ ਨੂੰ ਦਲ ਦਿੱਤਾ 
ਅਤੇ _ਸਭ ਥਾਂਵਾਂ ਤੇ ਸਾਰੇ _(ਲੋਕ) ਉਠ ਕੇ ਧਰਮ _ਦੇ ਪਾਲਨ _ਵਿਚ _ਲਗ _ਗਏ।੧੨0। 
ਦੱਖਣ 

ਜਦ _ਲਵਨਾਸੁਰ ਨੇ ਹੱਥ _ਵਿਚ ਸ਼ਿਵ ਦਾ ਦਿੱਤਾ ਤ੍ਰਿਸ਼ੂਲ ਲੈ ਕੇ ਸ੍ਰੇਸ਼ਠ _ਮਾਨਧਾਤਾ 
ਰਾਜੇ ਨੂੰ ਮਾਰ ਦਿੱਤਾ, ਤਦ ਦਲੀਪ ਜਗਤ _ਦਾ ਰਾਜਾ ਬਣਿਆ, ਜੋ ਭਾਂਤ ਭਾਂਤ ਦੇ ਰਾਜਾਂ 
ਉਤੇ _ਬਰਾਜਮਾਨ _ਸੀ।੧੨੧। 


ਸੀ _ਦਸਮ-ਗ੍ਰੰਥ _ਸਾਹਿਬ 


ਮਹਾਰਥੀ ਅਰੁ ਮਹਾ _ਨਿਿਪਾਰਾ। ਕਨਕ _ਅਵਟਿ ਸਾਚੇ ਜਨੁ _ਢਾਰਾ। 
ਅਤਿ ਸੁੰਦਰ ਜਨੁ ਮਦਨ ਸਰੂਪਾ। ਜਾਨੁਕ ਬਨੇ ਰੂਪ ਕੋ ਭੂਪਾ। ੧੨੨॥। 


ਬਹੁ ਬਿਧਿ ਕਰੇ ਜਗ _ਬਿਸਥਾਰਾ। _ਬਿਧਵਤ ਹੋਮ ਦਾਨ ਮਖਸਾਰਾ। 
ਧਰਮ _ਧੁਜਾ ਜਹ ਤਹ _ਬਿਰਾਜੀ। ਇੰਦ੍ਰਾਵਤੀ ਨਿਰਖਿ ਦੁਤਿ _ਲਾਜੀ। _੧੨੩। 


ਪਗ ਪਗ ਜਗਿ ਖੰਭ ਕਹੁ _ਗਾਡਾ। ਘਰਿ ਘਰਿ ਅੰਨ ਸਾਲ ਕਰਿ ਛਾਡਾ। 
ਭੂਖਾ _ਨਾਂਗ ਜੁ ਆਵਤ _ਕੋਈ। _ਤਤਛਿਨ ਇਛ ਪੁਰਾਵਤ ਸੋਈ। _੧੨੪। 


ਜੋ ਜਿਹੰ ਮੁਖ ਮਾਗਾ ਤਿਹ" ਪਾਵਾ। ਬਿਮੁਖ ਆਸ ਫਿਰਿ ਭਿਛਕ ਨ ਆਵਾ। 
ਧਾਮਿ ਧਾਮਿ ਧੁਜਾ ਧਰਮ _ਬਧਾਈ। _ਧਰਮਾਵਤੀ ਨਿਰਖਿ _ਮੁਰਛਾਈ। _੧੨੫। 
ਮੂਰਖ ਕੋਊ ਰਹੈ ਨਹਿ ਪਾਵਾ। ਬਾਰ ਬੂਢ ਸਭ _ਸੋਧਿ ਪਢਾਵਾ। 


ਘਰਿ ਘਰਿ ਹੋਤ ਭਈ ਹਰਿ ਸੇਵਾ। ਜਹ ਤਹ ਮਾਨਿ ਸਬੈ ਗੁਰ ਦੇਵਾ। ੧੨੬। 


ਇਹ ਬਿਧਿ ਰਾਜ ਦਿਲੀਪ ਬਡੋ __ਕਰਿ। ਮਹਾਰਥੀ ਅਰੁ ਮਹਾ ਧਨੁਰ ਧਰ। 
ਕੋਕ _ਸਾਸਤੁ _ਸਿਮ੍ਰਿਤਿ ਸੁਰ _ਗਿਆਨਾ। _ਜੋਤਿਵੰਤ ਦਸ ਚਾਰਿ _ਨਿਧਾਨਾ। _੧੨੭। 


ਮਹਾ _ਕੂਮਠੀ? ਮਹਾ _ਸੁਜਾਨੂ। ਮਹਾ ਜੋਤਿ ਦਸ ਚਾਰਿ _ਨਿਧਾਨੂ। 

ਅਤਿ ਸਰੂਪ ਅਰੁ _ਅਮਿਤ ਪ੍ਰਭਾਸਾ। ਮਹਾ ਮਾਨ ਅਰੁ _ਮਹਾ _ਉਦਾਸਾ। ੧੨੮। 

ਬੇਦ ਅੰਗ ਖਟ ਸਾਸਤ ਪ੍ਰਬੀਨਾ। ਧਨੁਰਬੇਦ ਪੁਭ _ਕੇ ਰਸ _ਲੀਨਾ। 

ਖੜਗਨ _ਈਸੂਰ ਪੁਨਿ _ਅਤੁਲ _ਬਲ। _ਅਰਿ ਅਨੇਕ ਜੀਤੇ ਜਿਨਿ _ਦਲਿ _ਮਲਿ। ੧੨੯। 


ਖੰਡ ਅਖੰਡ ਜੀਤਿ ਬਡ _ਰਾਜਾ। ਆਨਿ ਸਮਾਨ ਨ ਆਪੁ ਬਿਰਾਜਾ। 
ਅਤਿ _ਬਲਿਸਟ ਅਸਿ ਤੇਜ ਪੁਚੰਡਾ। ਅਰਿ ਅਨੇਕ ਜਿਨਿ _ਸਾਧਿ ਉਦੰਡਾ। ੧੩0। 


ਦੇਸ ਬਿਦੇਸ ਅਧਿਕ ਜਿਹ ਜੀਤਾ। ਜਹ ਤਹ ਚਲੀ ਰਾਜ ਕੀ ਨੀਤਾ। 
ਭਾਤਿ ਭਾਤਿ ਸਿਰਿ ਛਤ੍ਰ _ਬਿਰਾਜਾ। ਤਜਿ ਹਠ _ਚਰਨਿ _ਲਗੇ ਬਡ _ਰਾਜਾ। _੧੩੧। 


ਜਹ ਤਹ ਹੋਤ ਧਰਮ ਕੀ ਰੀਤਾ। ਕਹੂੰ ਨ ਪਾਵਤਿ ਹੋਨਿ ਅਨੀਤਾ। 
ਦਾਨ ਨਿਸਾਨ ਚਹੂੰ ਚਕ _ਬਾਜਾ। _ਕਰਨ ਕੁਬੇਰ ਬੇਣੂ _ਬਲਿ _ਰਾਜਾ। _੧੩੨। 


੧. 


< 


ਸੋ 


੨. 'ਕਰਮਠੀ' ੩. 'ਰਾਜਾ _ਸੂਰਗ _ਲੋਗ _ਗਵਨੰ' 


ਬੁਹਮਾ _ਅਵਤਾਰ ੧੪੯ 


(ਉਹ) ਮਹਾ ਰਥੀ ਅਤੇ ਮਹਾਨ ਰਾਜਾ (ਅਜਿਹਾ ਸੁੰਦਰ ਸੀ) ਮਾਨੋ ਸੋਨੇ ਨੂੰ ਪੰਘਾਰ 
ਕਿਸੇ ਨੇ ਸੱਚੇ ਵਿਚ _ਢਾਲਿਆ ਹੋਵੇ। (ਉਹ) ਬਹੁਤ ਸੁੰਦਰ ਸੀ ਮਾਨੋ ਕਾਮ ਦੇਵ ਦਾ 
ਰੂਪ ਹੋਵੇ ਜਾਂ ਮਾਨੋ ਰੂਪ _ਦਾ ਹੀ ਰਾਜਾ _ਬਣਿਆ _ਹੋਇਆ ਹੋਵੇ।੧੨੨। 

(ਉਸ ਨੇ) ਬਹੁਤ ਸਾਰੇ _ਯੱਗਾਂ _ਦਾ ਵਿਸਤਾਰ _ਕਰ ਦਿੱਤਾ ਅਤੇ _ਯੌਗ-ਸ਼ਾਲਾ _ਵਿਚ 
ਮਰਯਾਦਾ _ਪੁਰਵਕ ਹੋਮ _ਅਤੇ _ਦਾਨ ਹੋਣ _ਲਗੇ। ਜਿਥੇ _ਕਿਥੇ _ਧਰਮ-ਧੁਜਾਵਾਂ _ਸ਼ੋਭ _ਰਹੀਆਂ 
ਵੇਖ ਕੇ _ਇੰਦਰਪੁਰੀ _ਵੀ _ ਸ਼ਰਮਸਾਰ _ ਹੁੰਦੀ _ਸੀ।੧੨੩। 
ਕਦਮ _ਕਦਮ _ਉਤੇ _ਯੌਂਗ _ਦੇ _ਥਮਲੇ _ਗਡੇ ਹੋਏ _ਸਨ। ਘਰ ਘਰ ਨੂੰ (ਰਾਜੇ ਨੇ) 


ਦੇ ਭੰਡਾਰ ਬਣਾ ਛਡਿਆ ਸੀ। ਜੇ ਕੋਈ ਭੁਖਾ ਨੰਗਾ (ਕਿਸੇ ਦੇ ਘਰ) ਆਉਂਦਾ, ਉਸੇ 
ਇੱਛਾ ਪੂਰੀ _ ਕਰ _ ਦਿੱਤੀ _ਜਾਂਦੀ।੧੨੪। 


ਹੋ 
। 
ਸਰ 
੧2੧ 


ਬੁ ਲਭ ਕੇ ਪੜ੍ਹਾ ਦਿੱਤਾ ਗਿਆ _ਸੀ। ਘਰ ਘਰ ਵਿਚ ਹਰਿ ਦੀ ਸੇਵਾ 
ਹੋਣ ਲਗੀ ਸੀ, ਜਿਥੇ _ਕਿਥੇ ਸਾਰੇ _ਗੁਰਦੇਵ (ਪ੍ਰਭੂ) _ ਨੂੰ _ ਮੰਨਣ _ਲਗ ਗਏ _ ਸਨ।੧੨੬। 

ਇਸ ਤਰ੍ਹਾਂ ਦਲੀਪ ਨੇ ਬੜਾ _ਮਹਾਨ _ਰਾਜ ਕੀਤਾ (ਜੋ) ਮਹਾਨ _ਰਥੀ _ਅਤੇ ਮਹਾਨ 
ਧਨੁਸ਼ਧਾਰੀ _ਸੀ। _ਕੋਕ _ਸ਼ਾਸਤ੍ਰ, _ਸਿਮ੍ਰਿਤੀਆਂ ਆਦਿ _ਦਾ _ਸ੍ਰੇਸ਼ਠ ਗਿਆਨੀ, _ਜੋਤਿਵਾਨ ਅਤੇ 
ਚੌਦਾਂ _ਵਿਦਿਆਵਾਂ _ਦਾ _ ਖ਼ਜ਼ਾਨਾ _ਸੀ।੧੨੭। 

(ਉਹ) _ਬਹੁਤ _ਕਰਮਠ _ ਅਤੇ _ ਸੂਝਵਾਨ _ਸੀ। _ ਬਹੁਤ _ ਤੇਜ _ਵਾਲਾ _ਅਤੇ _ ਚੌਦਾਂ 
ਵਿਦਿਆਵਾਂ ਦਾ ਨਿਧੀ ਸੀ। (ਉਹ) ਅਤਿਅੰਤਿ (ਸੁੰਦਰ) ਸਰੂਪ _ਵਾਲਾ ਅਤੇ _ਅਮਿਤ ਪ੍ਰਕਾਸ਼ 
ਵਾਲਾ _ਸੀ। _(ਉਹ) ਬਹੁਤ _ਮਾਣ ਮਰਯਾਦਾ _ਵਾਲਾ _ਅਤੇ _ ਬਹੁਤ _ਨਿਰਲਿਪਤ _ ਸੁਭਾ _ਵਾਲਾ 
ਸੀ।੧੨੮। 

(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪੁਬੀਨ ਸੀ ਅਤੇ _ਧਨੁਰ 
ਵੇਦ ਅਤੇ ਪ੍ਰਭੂ ਦੇ _ਰਸ _ਵਿਚ ਮਗਨ _ਰਹਿਣ _ਵਾਲਾ _ਸੀ। _(ਉਹ) ਤਲਵਾਰ ਦਾ _ਸੁਆਮੀ 
ਅਤੇ _ਅਤੁਲ _ਬਲ ਵਾਲਾ ਸੀ ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ _ਦਿੱਤਾ _ਸੀ।੧੨੯। 

ਉਸ ਨੇ) ਨ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ। ਉਸ ਦੇ ਸਮਾਨ 
ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ। (ਉਹ) ਅਤਿ ਬਲਵਾਨ ਅਤੇ _ਪੁਚੰਡ _ਤੇਜ ਵਾਲਾ 
ਸੀ ਜਿਸ ਨੇ ਅਨੇਕ _ਉਦੰਡ _ਵੈਰੀਆਂ ਨੂੰ ਜਿਤ _ਲਿਆ _ਸੀ।੧੩0। 


ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ ਅਤੇ ਜਿਥੇ ਕਿਥੇ (ਉਸ 
ਦੇ) ਰਾਜ ਦੀ ਮਰਯਾਦਾ ਚਲ ਪਈ ਸੀ। (ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤਰ _ਸ਼ੋਭਦੇ 
ਸਨ ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀ ਲਗ ਗਏ _ਸਨ।੧੩੧। 
ਜਿਥੇ ਕਿਥੇ ਧਰਮ _ਦੀ ਰੀਤ ਹੋਣ ਲਗ ਗਈ ਸੀ ਅਤੇ ਕਿਤੇ ਵੀ _ਅਨੀਤੀ ਨਹੀਂ 
ਹੋ _ਸਕਦੀ _ਸੀ। ਚੌਹਾਂ _ਚੱਕਾਂ ਵਿਚ _ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ _ ਦਾਨ 
ਦੇਣ ਦੀਆਂ ਧੁੰਮਾਂ ਪੈ _ਗਈਆਂ _ਸਨ)। _ਕਰਨ, _ਕੁਬੇਰ, _ਬੇਣ _ਅਤੇ _ਬਲਿ ਰਾਜਿਆਂ (ਵਾਂਗ 
ਉਸ _ਦੀ ਪ੍ਰਸਿੱਧੀ ਹੋ ਗਈ _ਸੀ)।੧੩੨। 


ਸੀ _ਦਸਮ-ਗ੍ਰੰਥ _ਸਾਹਿਬ 


ਭਾਤਿ ਭਾਤਿ ਤਨ ਰਾਜ ਕਮਾਈ। ਆ ਸਮੁਦੁ ਲੌ ਫਿਰੀ ਦੁਹਾਈ। 
ਜਹ ਤਹ ਕਰਮ ਪਾਪ ਭਯੋ _ਦੂਰਾ। ਧਰਮ ਕਰਮ _ਸਭ ਕਰਤ _ਹਜੂਰਾ। ੧੩੩। 


ਜਹ ਤਹ ਪਾਪ ਛਪਾ ਸਬ _ਦੇਸਾ। ਧਰਮ ਕਰਮ ਉਠਿ ਲਾਗਿ _ਨਰੇਸਾ। 
ਆ ਸਮੁਦੁ ਲੌ ਫਿਰੀ ਦੁਹਾਈ। ਇਹ ਬਿਧਿ ਕਰੀ _ਦਿਲੀਪ ਰਜਾਈ। _੧੩੪। 


/ਛੱਤ _ਟਲੰਘਆ ₹ਰਜ਼ ਅ੫ਤੰ੨/ ੮7 ੫/ 


ਅਥ ਰਘੁ ਰਾਜਾ ਕੋ ਰਾਜ ਕਥਨੰ 
ਦੱਖਣ 
ਬਹੁਰ ਜੋਤਿ ਸੋ ਜੋਤਿ _ਮਿਲਾਨੀ। ਸਬ ਜਗ ਐਸ ਕ੍ਰਿਆ ਪਹਿਚਾਨੀ। 
ਸੀ _ਰਘੁਰਾਜ ਰਾਜੁ ਜਗਿ _ਕੀਨਾ। _ਅਤੁਪਤ੍ਹ _ਸਿਰਿ _ਢਾਰਿ ਨਵੀਨਾ। _੧੩੫। 


ਬਹੁਤੁ _ਭਾਤਿ ਕਰਿ ਜਗਿ ਪੁਕਾਰਾ। ਦੇਸ ਦੇਸ ਮਹਿ ਧਰਮ ਬਿਥਾਰਾ। 
ਪਾਪੀ ਕੋਈ ਨਿਕਟਿ ਨ ਰਾਖਾ। ਝੂਠ ਬੈਨ ਕਿਹੂੰ ਭੂਲਿ ਨ ਭਾਖਾ। ੧੩੬। 


ਨਿਸਾ ਤਾਸੁ _ਨਿਸ ਨਾਥ _ਪਛਾਨਾ। _ਦਿਨਕਰ ਤਾਹਿ ਦਿਵਸ _ਅਨੁਮਾਨਾ। 
ਬੇਦਨ ਤਾਹਿ ਬ੍ਰਹਮ ਕਰਿ ਲੇਖਾ। ਦੇਵਨ ਇੰਦੂ ਰੂਪ _ਅਵਿਰੇਖਾ। _੧੩੭। 


ਬਿਪਨ _ਸਬਨ ਬ੍ਰਹਸਪਤਿ ਦੇਖ੍ਯੋ। _ਦੈਤਨ ਗੁਰੂ ਸੁਕ ਕਰਿ ਪੇਖ੍ਯੋ। 
ਰੋਗਨ ਤਾਹਿ ਅਉਖਧੀ _ਮਾਨਾ। _ਜੋਗਿਨ ਪਰਮ _ਤਤ _ਪਹਿਚਾਨਾ। _੧੩੮। 


ਬਾਲਨ ਬਾਲ ਰੂਪ ਅਵਿਰੇਖ੍ਯੋ। _ਜੋਗਨ ਮਹਾ ਜੋਗ _ਕਰਿ ਦੇਖ੍ਯੋ। 
ਦਾਤਨ _ਮਹਾਦਾਨਿ ਕਰਿ ਮਾਨ੍ਯੋ। _ਭੋਗਨ ਭੋਗ ਰੂਪ _ਪਹਚਾਨ੍ਯੋ। _੧੩੯। 


ਸਨਿਆਸਨ _ਦਤ ਰੂਪ ਕਰਿ ਜਾਨ੍ਯੋ। _ਜੋਗਨ ਗੁਰ ਗੋਰਖ ਕਰਿ _ਮਾਨ੍ਯੋ। 
ਰਾਮਾਨੰਦ ਬੈਰਾਗਿਨ ਜਾਨਾ। _ਮਹਾਦੀਨ ਤੁਰਕਨ ਪਹਚਾਨਾ। _੧੪0। 


ਦੇਵਨ ਇੰਦੂ ਰੂਪ ਕਰਿ ਲੇਖਾ। _ਦੈਤਨ ਸੁੰਭ ਰਾਜਾ ਕਰਿ _ਪੇਖਾ। 
ਜਛਨ ਜਛ ਰਾਜ _ਕਰਿ ਮਾਨਾ। ਕਿਨ੍ਹਨ ਕਿਨ੍ਹਦੇਵ ਪਹਚਾਨਾ। _੧੪੧। 


ਕਾਮਿਨ ਕਾਮ ਰੂਪ ਕਰਿ ਦੇਖ੍ਯੋ। _ਰੋਗਨ ਰੂਪ _ਧਨੰਤਰ ਪੇਖ੍ਯੋ। 
ਰਾਜਨ _ਲਖ੍ਯੋ ਰਾਜ _ਅਧਿਕਾਰੀ। _ਜੋਗਨ _ਲਖ੍ਯੋ _ਜੋਗੀਸਰ _ਭਾਰੀ। _੧੪੨। 


ਰਾਜੇ 
ਵਾਲੇ ਸਾਰੇ ਲੋਕ 
ਜਿਥੇ _ਕਿਥੇ _ਸਾਰੇ ਦੇਸ ਵਿਚੋਂ _ਪਾਪ ਛਿਪ _ਗਿਆ ਅਤੇ ਸਾਰੇ ਰਾਜੇ ਤਤਪਰ 
ਕੇ ਧਰਮ ਕਰਮ ਵਿਚ ਲਗ _ਗਏ। ਸਮੁੰਦਰ ਤਕ (ਉਸ ਦੀ) ਦੁਹਾਈ ਫਿਰ 
ਤਰਾਂ ਦਲੀਪ _ਰਾਜਾ _ਨੇ _ ਬਾਦਸ਼ਾਹੀ _ਕੀਤੀ।੧੩੪। 


/ਏਲੋਂ _ਟਲੰਘ ਰਾਜੇ ਦੇ ਰਾਲ ਦੀ ੧੫੨ 


ਹੁਣ ਰਘੁ ਰਾਜਾ ਦੇ ਰਾਜ ਦਾ ਕਥਨ 

ਜਪਣ 

ਫਿਰ (ਦਲੀਪ ਰਾਜੇ _ਦੀ) ਜੋਤਿ (ਪਰਮਾਤਮਾ ਦੀ) ਜੋਤਿ ਨਾਲ ਮਿਲ _ਗਈ। ਇਸ 
ਕ੍ਰਿਆ ਨੂੰ ਸਾਰੇ ਜਗਤ _ਨੇ _ਜਾਣ _ਲਿਆ। _(ਉਸ ਪਿਛੋਂ) _ਰਘੁਰਾਜ ਨੇ _ਜਗਤ _ਵਿਚ ਰਾਜ 
ਕੀਤਾ ਅਤੇ (ਆਪਣੇ) _ਸਿਰ ਉਤੇ _ਨਵੇਂ_ਰਾਜਸੀ _ਛਤ੍ਹ _ਅਤੇ ਚਿੰਨ੍ਹ _ਧਾਰਨ _ਕਰ _ਲਏ।੧੩੫। 

ਕਈ ਪੁਕਾਰ ਦੇ ਯੋਗ _ਬਹੁਤ ਢੰਗਾਂ ਨਾਲ ਕੀਤੇ ਅਤੇ ਦੇਸ ਦੇਸਾਂਤਰਾਂ ਵਿਚ ਧਰਮ 
ਦਾ ਵਿਸਤਾਰ _ਕੀਤਾ। ਕੋਈ ਪਾਪੀ ਨੇੜੇ ਨ ਰਹਿਣ ਦਿੱਤਾ। ਕੋਈ ਭੁਲ ਕੇ ਵੀ ਝੂਠਾ ਬੋਲ 
ਨ _ਬੌਲਦਾ।੧੩੬। 

ਰਾਤ ਨੇ ਉਸ ਨੂੰ ਚੰਦਰਮਾ (ਦੇ ਰੂਪ) ਵਜੋਂ ਸਮਝਿਆ ਅਤੇ ਦਿਨ ਨੇ ਉਸ ਨੂੰ ਸੂਰਜ 
ਦੇ ਰੂਪ ਵਿਚ ਅਨੁਮਾਨ ਕੀਤਾ। ਵੇਦਾਂ ਨੇ ਉਸ ਨੂੰ ਬੁਹਮਾ ਕਰ ਕੇ ਜਾਣਿਆ ਅਤੇ ਦੇਵਤਿਆਂ 
ਨੇ _ਇੰਦਰ ਰੂਪ _ਵਿਚ ਵਿਚਾਰਿਆ _('ਅਵਰੇਖਾ”)।੧੩੭। 

ਸਾਰਿਆਂ ਬ੍ਰਾਹਮਣਾਂ ਨੇ _ਬੁਹਸਪਤੀ ਵਜੋਂ _ਵੇਖਿਆ ਅਤੇ ਦੈਂਤਾਂ ਨੇ ਸ਼ੁਕੂ ਗੁਰੂ 


ਸਮਝਿਆ। ਰੋਗੀਆਂ ਨੇ ਉਸ ਨੂੰ ਦਵਾਈ ਦੇ ਰੂਪ ਵਿਚ ਮੰਨਿਆ ਅਤੇ ਜੋਗੀਆਂ ਨੇ 
ਨੂੰ _ਪਰਮਤੱਤ _ਦੇ ਰੂਪ _ ਵਿਚ _ ਪਛਾਣਿਆ।੧੩੮। 

ਬਾਲਕਾਂ _ਨੇ _(ਉਸ ਨੂੰ) ਬਾਲਕ _ਰੂਪ _ਵਿਚ _ਜਾਣਿਆ _ਅਤੇ ਜੋਗੀਆਂ _ਨੇ _ਮਹਾਨ 
ਜੋਗ _ਕਰ ਕੇ _ਸਮਝਿਆ। _ਦਾਤਿਆਂ ਨੇ _ਮਹਾਦਾਨ ਦੇ ਰੂਪ _ਵਿਚ ਮੰਨਿਆ ਅਤੇ _ਭੋਗੀਆਂ 
ਨੇ ਭੋਗ ਰੂਪ ਵਜੋ _ ਪਛਾਣਿਆ।੧੩੯। 

ਸੈਨਿਆਸੀਆਂ ਨੇ ਦੱਤ ਰੂਪ _ਕਰ ਕੇ ਜਾਣਿਆ ਅਤੇ ਜੋਗੀਆਂ ਨੇ ਗੁਰੂ ਗੋਰਖ _ਕਰ 
ਕੇ _ਮੰਨਿਆ। _ਬੈਰਾਗੀਆਂ _ਨੇ ਰਾਮਾਨੰਦ ਸਮਝਿਆ _ ਅਤੇ _ ਮੁਸਲਮਾਨਾਂ ਨੇ _ਹਜ਼ਰਤ ਮੁਹੰਮਦ 
(“ਮਹਾਦੀਨ”) ਕਰ ਕੇ ਜਾਣਿਆ।੧੪0। 

ਦੇਵਤਿਆਂ ਨੇ ਇੰਦਰ ਰੂਪ _ਕਰ _ਕੇ ਪਛਾਣਿਆ ਅਤੇ ਦੈਂਤਾਂ ਨੇ _ਰਾਜਾ _ਸੁੰਭ _ਕਰ 
ਕੇ ਵੇਖਿਆ। ਯਕਸ਼ਾਂ _ਨੇ _ਯਕਸ਼ _ਰਾਜਾ _(ਕੁਬੇਰ) ਵਜੋਂ ਮੰਨਿਆ ਅਤੇ _ਕਿੰਨਰਾਂ ਨੇ _ਕਿੰਨਰ 
ਰਾਜਾ ਦੇ ਰੂਪ ਵਿਚ _ਪਛਾਣਿਆ।੧੪੧। 

ਕਾਮਨੀਆਂ _ਨੇ ਕਾਮ _ਰੂਪ _ਵਜੋਂ _ਵੇਖਿਆ। ਰੋਗੀਆਂ _ ਨੇ _ਧਨੰਤਰੀ _ਰੂਪ _ ਵਜੋਂ 
ਜਾਣਿਆ। ਰਾਜਿਆਂ ਨੇ (ਉਸ ਨੂੰ) ਰਾਜ ਦਾ ਅਧਿਕਾਰੀ ਸਮਝਿਆ ਅਤੇ ਜੋਗੀਆਂ ਨੇ ਵੱਡਾ 
ਜੌਗੀਸ਼੍ਰ _ਮੰਨਿਆ।੧੪੨। 


ਤੈ 2 


ਸੀ _ਦਸਮ-ਗ੍ਰੰਥ _ਸਾਹਿਬ 


ਛਤ੍ਨ ਬਡੋ __ਛਤ੍ੁਪਤਿ ਜਾਨਾ। _ਅਤ੍ਰਿਨ ਮਹਾ _ਸਸਤ੍ਰਧਰ _ਮਾਨਾ। 
ਰਜਨੀ ਤਾਸੁ ਚੰਦੂ ਕਰਿ _ਲੇਖਾ। _ਦਿਨੀਅਰ ਕਰਿ ਤਿਹ _ਦਿਨ _ਅਵਿਰੇਖਾ। _੧੪੩। 


ਸੰਤਨ ਸਾਂਤਿ ਰੂਪ ਕਰਿ ਜਾਨ੍ਯੋ। ਪਾਵਕ ਤੇਜ ਰੂਪ _ਅਨੁਮਾਨ੍ਯੋ। 
ਧਰਤੀ ਤਾਸੁ _ਧਰਾਧਰ _ਜਾਨਾ। _ਹਰਣਿ ਏਣਰਾਜ _ਪਹਿਚਾਨਾ। ੧੪੪। 


ਛਤ੍ਰਿਨ ਤਾ ਸਬੁ _ਛਤ੍ਰਿਪਤਿ ਸੂਝਾ। ਜੋਗਿਨ ਮਹਾ ਜੋਗ ਕਰ _ਬੂਝਾ। 
ਹਿਮਧਰ ਤਾਹਿ ਹਿਮਾਲਯ _ਜਾਨਾ। _ਦਿਨਕਰ _ਅੰਧਕਾਰਿ ਅਨੁਮਾਨਾ। ੧੪੫। 


ਜਲ ਸਰੂਪ ਜਲ ਤਾਸੁ _ਪਛਾਨਾ। _ਮੇਘਨ ਇੰਦੂੁਦੇਵ ਕਰ _ਮਾਨਾ। 
ਬੇਦਨ ਬ੍ਰਹਮ ਰੂਪ ਕਰ _ਦੇਖਾ। _ਬਿਪਨ _ਬ੍ਯਾਸ _ਜਾਨਿ _ਅਵਿਰੇਖਾ। _੧੪੬। 


ਲਖਮੀ ਤਾਹਿ _ਬਿਸਨੁ _ਕਰਿ ਮਾਨ੍ਯੋ। _ਬਾਸਵ ਦੇਵ _ਬਾਸਵੀ ਜਾਨ੍ਯੋ। 
ਸੰਤਨ ਸਾਂਤਿ ਰੂਪ ਕਰਿ ਦੇਖਾ। _ਸਤ੍ਨ ਕਲਹ ਸਰੂਪ _ਬਿਸੇਖਾ। ੧੪੭। 


ਰੋਗਨ ਤਾਹਿ ਅਉਖਧੀ _ਸੂਝਾ। _ਭਾਮਿਨ ਭੋਗ ਰੂਪ _ਕਰਿ ਬੂਝਾ। 
ਮਿਤ੍ਰਨ ਮਹਾ ਮਿਤ੍ਰ ਕਰਿ _ਜਾਨਾ। _ਜੋਗਿਨ ਪਰਮ _ਤਤੁ _ਪਹਚਾਨਾ। _੧੪੮। 


ਮੋਰਨ ਮਹਾ ਮੇਘ ਕਰਿ _ਮਾਨਿਆ। _ਦਿਨਕਰ _ਚਿਤ _ਚਕਵੀ _ਜਾਨਿਆ। 
ਚੰਦ ਸਰੂਪ _ਚਕੋਰਨ ਸੂਝਾ। ਸ੍ਰਾਂਤਿ ਬੂੰਦ ਸੀਪਨ _ਕਰਿ ਬੂਝਾ। _੧੪੯। 


ਮਾਸ ਬਸੰਤ _ਕੋਕਿਲਾ ਜਾਨਾ। ਸ੍ਾਂਤਿ ਬੂੰਦ ਚਾਤੂਕ _ਅਨੁਮਾਨਾ। 
ਸਾਧਨ ਸਿਧਿ ਰੂਪ ਕਰਿ ਦੇਖਾ। ਰਾਜਨ ਮਹਾਰਾਜ _ਅਵਿਰੇਖਾ। _੧੫0। 


ਦਾਨ ਸਰੂਪ _ਭਿਛਕਨ _ਜਾਨਾ। _ਕਾਲ ਸਰੂਪ ਸਤਰ _ਅਨੁਮਾਨਾ। 
ਸਾਸਤ _ਸਰੂਪ _ਸਿਮ੍ਿਤਨ ਦੇਖਾ। _ਸਤਿ ਸਰੂਪ _ਸਾਧ _ਅਵਿਰੇਖਾ। _੧੫੧। 


ਸੀਲ ਰੂਪ _ਸਾਧਵਿਨ _ਚੀਨਾ। ਦਿਆਲ ਸਰੂਪ ਦਇਆ ਚਿਤਿ _ਕੀਨਾ। 
ਮੋਰਨ ਮੇਘ ਰੂਪ ਪਹਿਚਾਨਾ। _ਚੋਰਨ ਤਾਹਿ ਭੋਰ ਕਰਿ _ਜਾਨਾ। _੧੫੨। 


ਕਾਮਿਨ ਕੇਲ ਰੂਪ ਕਰਿ ਸੂਝਾ। ਸਾਧਨ ਸਿਧਿ ਰੂਪ ਤਿਹ ਬੂਝਾ। 
ਫਣਪਤੇਸ _ਫਣੀਅਰ ਕਰਿ ਜਾਨ੍ਯੋ। ਅੰਮ੍ਰਿਤ ਰੂਪ _ਦੇਵਤਨ ਮਾਨ੍ਯੋ। _੧੫੩। 


ਮਣਿ ਸਮਾਨ ਫਣੀਅਰ ਕਰਿ ਸੂਝਾ। ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ। 
ਰਘੁ _ਬੰਸੀਅਨ _ਰਘੁਰਾਜ ਪ੍ਰਮਾਨ੍ਯੋ। ਕੇਵਲ ਕ੍ਰਿਸਨ ਜਾਦਵਨ ਜਾਨ੍ਯੋ। _੧੫੪। 


ਬ੍ਰਹਮਾ ਅਵਤਾਰ ੧੫੩ 


ਛਤ੍ਹੀਆਂ ਨੇ ਵੱਡਾ _ਛਤ੍ਰਪਤੀ ਜਾਣਿਆ _ ਅਤੇ _ ਯੋਧਿਆਂ _('ਅਤ੍ਰਿਨ”) ਨੇ _ ਮਹਾਨ 
ਸ਼ਸਤ੍ੁਧਾਰੀ ਰੂਪ _ਵਿਚ _ਪਛਾਣਿਆ। ਰਾਤ ਨੇ ਉਸ ਨੂੰ ਚੰਦ੍ਰਮਾ ਕਰ ਕੇ ਵੇਖਿਆ ਅਤੇ ਦਿਨ 
ਨੇ ਉਸ ਸੂਰਜ _ਦੇ ਰੂਪ _ਵਿਚ _ ਵਿਚਾਰਿਆ।੧੪੩। 

ਸੰਤਾਂ ਨੇ ਉਸ ਨੂੰ ਸਾਂਤ ਰੂਪ _ਕਰ ਕੇ ਜਾਣਿਆ ਅਤੇ ਅਗਨੀ _ਨੇ ਉਸ ਨੂੰ ਤੇਜ 


ਵਜੋਂ ਅਨੁਮਾਨ _ਕੀਤਾ। _ਧਰਤੀ ਨੇ _ਉਸ ਨੂੰ ਪਰਬਤ _ਕਰ ਕੇ _ਸਮਝਿਆ ਅਤੇ _ਹਿਰਨੀਆਂ 
ਨੇ _(ਉਸ ਨੂੰ) ਕਸਤੂਰੀ _ਵਾਲਾ _ਹਿਰਨ _('ਏਣਰਾਜ”) _ਦੇ ਰੂਪ _ਵਿਚ _ ਪਛਾਣਿਆ।੧੪੪। 

ਸਭ _ਛਤ੍ਰੀਆਂ ਨੂੰ ਉਹ _ਛਤ੍ਰਪਤੀ ਦੇ ਰੂਪ ਵਿਚ _ਸੁਝਿਆ ਅਤੇ ਜੋਗੀਆਂ _ਨੇ _ਮਹਾਨ 
ਜੋਗੀ _ਵਜੋਂ _ਬੁਝਿਆ। _ਬਰਫੀਲੇ ਪਰਬਤਾਂ _(ਅਰਥਾਂਤਰ--ਚੰਦੂਮਾ) _ਨੇ _ਉਸ ਨੂੰ _ਹਿਮਾਲਾ ਵਜੋਂ 
ਜਾਣਿਆ _ ਅਤੇ _ ਹਨੇਰੇ _ਨੇ _ ਸੂਰਜ _ ਕਰ _ਕੇ ਅਨੁਮਾਨ _ਕੀਤਾ।੧੪੫। 

ਜਲ ਨੇ ਉਸ ਨੂੰ 'ਜਲ ਸਰੂਪ” ਵਜੋਂ ਪਛਾਣਿਆ ਅਤੇ _ਬਦਲਾਂ ਨੇ _ਉਸ ਨੂੰ ਇੰਦਰ 
ਦੇਵ ਵਜੋਂ ਅਨੁਮਾਨ ਕੀਤਾ। ਵੇਦਾਂ ਨੇ ਉਸ ਨੂੰ ਬ੍ਰਹਮ ਰੂਪ ਕਰ ਕੇ ਵੇਖਿਆ ਅਤੇ ਬ੍ਰਾਹਮਣਾਂ 
ਨੇ _ਬਿਆਸ ਕਰ ਕੇ ਵਿਚਾਰਿਆ।੧੪੬। 

ਲੱਛਮੀ ਨੇ _ਉਸ ਨੂੰ ਵਿਸ਼ਣੂ _ਕਰ ਕੇ ਮੰਨਿਆ ਅਤੇ _ਇੰਦਰਾਣੀ _('ਬਾਸਵੀ”) ਨੇ 
ਇੰਦਰ ਰੂਪ ਵਿਚ _ਜਾਣਿਆ। ਸੰਤਾਂ ਨੇ (ਉਸ ਨੂੰ) ਸ਼ਾਂਤ ਰੂਪ ਵਿਚ ਵੇਖਿਆ ਅਤੇ ਵੈਰੀਆਂ 
ਨੇ _ਝਗੜੇ _('ਕਲਹ”) _ਦੇ ਰੂਪ ਵਿਚ _ ਵੇਖਿਆ।੧੪੭। 

ਰੋਗੀਆਂ ਨੂੰ ਉਹ _ਦਵਾਈ ਰੂਪ ਲਗਿਆ _ਅਤੇ ਇਸਤਰੀਆਂ ਨੇ ਭੋਗ ਰੂਪ _ਵਿਚ 
ਸਮਝਿਆ। ਮਿਤਰਾਂ ਨੇ _ਮਹਾਨ ਮਿਤਰ ਕਰ ਕੇ ਮੰਨਿਆ ਅਤੇ ਜੋਗੀਆਂ ਨੇ _ਪਰਮਤੱਤ ਵਜੋਂ 
ਪਛਾਣਿਆ।੧੪੮। 


ਮੋਰਾਂ ਨੇ _ਘਨਘੋਰ _ਬਦਲ ਵਜੋਂ ਮੰਨਿਆ ਅਤੇ _ਚਕਵੀ ਨੇ _ਚਿਤ _ਵਿਚ ਸੂਰਜ _ਕਰ 
ਕੇ _ਸਮਝਿਆ। _ਚਕੋਰਾਂ ਨੇ _ ਚੰਦਰਮਾ _ਦਾ _ਸਰੂਪ _ਸਮਝਿਆ ਅਤੇ _ਸਿੱਪੀਆਂ ਨੇ _ ਸ੍ਹਾਂਤੀ ਬੂੰਦ 
ਕਰ ਕੇ ਬੁਝਿਆ।੧੪੯। 

ਕੋਇਲ _ਨੇ ਬਸੰਤ _ਦਾ _ਮਹੀਨਾ _ਸਮਝਿਆ _ਅਤੇ ਚਾਤ੍ਰਿਕ _ਨੇ _ਸ੍ਰਾਂਤੀ _ਬੂੰਦ _ਵਜੋਂ 
ਅਨੁਮਾਨ _ਕੀਤਾ। _ਸਾਧਾਂ ਨੇ ਸਿੱਧ _ਰੂਪ _ਕਰ _ਕੇ _ਵੇਖਿਆ ਅਤੇ ਰਾਜਿਆਂ ਨੇ ਮਹਾਰਾਜਾ 
ਵਜੋ' _ਵਿਚਾਰਿਆ।੧੫0। 


0੨੧੨ 


ਚੋਰਾਂ ਨੇ ਉਸ ਨੂੰ ਪ੍ਰਭਾਤ ਵੇਲਾ _ਕਰ _ਕੇ _ਜਾਣਿਆ।੧੫੨। 

ਕਾਮਨੀਆਂ ਨੂੰ _ਕਾਮ-ਕੇਲ ਵਜੋਂ _ਸੁਝਿਆ ਅਤੇ ਸਾਧਾਂ _ਨੇ ਉਸ ਨੂੰ ਸਿੱਧ ਰੂਪ ਵਿਚ 
ਵਿਚਾਰਿਆ। _ਨਾਗਾਂ _(“ਫਣੀਅਰ”) ਨੇ _ (ਉਸ ਨੂੰ) _ਸ਼ੇਸ਼ਨਾਗ _ਕਰ _ਕੇ ਜਾਣਿਆ ਅਤੇ 
ਦੇਵਤਿਆਂ ਨੇ ਅੰਮ੍ਰਿਤ _ਰੂਪ _ਕਰ _ਕੇ _ ਮੰਨਿਆ।੧੫੩। 

ਨਾਗਾਂ _('ਫਣੀਅਰ”) ਨੂੰ ਮਣੀ ਕਰ ਕੇ _ਸੁਝਿਆ ਅਤੇ ਪ੍ਰਾਣੀਆਂ ਨੇ ਪ੍ਰਾਣ ਰੂਪ 
ਕੇ _ਬੁਝਿਆ। _ਰਘੂਬੰਸੀਆਂ ਨੇ _ਰਘੁ ਰਾਜ ਵਜੋਂ ਪ੍ਰਮਾਣਿਤ ਕੀਤਾ _ਅਤੇ _ਯਾਦਵਾਂ ਨੇ 
ਕ੍ਰਿਸ਼ਨ ਕਰ ਕੇ ਜਾਣਿਆ।੧੫੪। 


ਹੈ 


ਸੀ _ਦਸਮ-ਗ੍ਰੰਥ _ਸਾਹਿਬ 


ਬਿਪਤਿ ਹਰਨ _ਬਿਪਤਹਿ ਕਰਿ _ਜਾਨਾ। _ਬਲਿ ਮਹੀਪ ਬਾਵਨ _ਪਹਚਾਨਾ। 
ਸਿਵ ਸਰੂਪ ਸਿਵ ਸੰਤਨ ਪੇਖਾ। _ਬ੍ਯਾਸ _ਪਰਾਸੁਰ ਤੁਲ _ਬਸੇਖਾ। ੧੫੫। 


ਬਿਪ੍ਹਨ ਬੇਦ ਸਰੂਪ _ਬਖਾਨਾ। ਛਤ੍ਰਿ ਜੁਧ ਰੂਪ ਕਰਿ ਜਾਨਾ। 


ਜਉਨ ਜਉਨ ਜਿਹ ਭਾਤਿ ਬਿਚਾਰਾ। _ਤਉਨੈ ਕਾਛਿ _ਕਾਛਿ ਅਨੁਹਾਰਾ। ੧੫੬। 


ਭਾਤਿ ਭਾਤਿ ਤਿਨਿ ਕੀਨੋ ਰਾਜਾ। ਦੇਸ ਦੇਸ ਕੇ ਜੀਤਿ ਸਮਾਜਾ। 
ਭਾਤਿ ਭਾਤਿ ਕੇ ਦੇਸ ਛਿਨਾਏ। ਪੈਗ ਪੈਗ ਪਰ ਜਗਿ ਕਰਾਏ। ੧੫੭। 


ਪਗ ਪਗ ਜਗਿ ਖੰਭ ਕਹੁ ਗਾਡਾ। ਡਗ ਡਗ ਹੋਮ ਮੌਤ ਕਰਿ ਛਾਡਾ। 
ਐਸੀ ਧਰਾ ਨ ਦਿਖੀਅਤ ਕੋਈ। ਜਗਿ ਖੰਭ ਜਿਹ ਠਉਰ ਨ _ਹੋਈ। ੧੫੮। 


ਗਵਾਲੰਭ _ਬਹੁ ਜਗ ਕਰੇ _ਬਰ। _ਬੁਹਮਣ ਬੋਲਿ ਬਿਸੇਖ ਧਰਮਧਰ। 
ਬਾਜਮੇਧ ਬਹੁ _ਬਾਰਨ ਕੀਨੇ। _ਭਾਤਿ ਭਾਤਿ ਭੂਯ ਕੇ ਰਸ ਲੀਨੇ। ੧੫੯। 


ਗਜਾ ਮੇਧ ਬਹੁ ਕਰੇ ਜਗਿ ਤਿਹ। ਅਜਾ ਮੇਧ ਤੇ ਸਕੈ ਨ ਗਨ ਕਿਹ। 
ਗਵਾਲੰਭ ਕਰਿ ਬਿਧਿ ਪ੍ਰਕਾਰੈ। ਪਸੁ _ਅਨੇਕ ਮਾਰੇ ਤਿਹ ਬਾਰੈ। ੧੬0। 


ਰਾਜਸੂਅ ਕਰਿ _ਬਿਬਿਧ ਪੁਕਾਰੈ। ਦੁਤੀਆ ਇੰਦੂ _ਰਘੁ ਰਾਜ _ਅਪਾਰੈ। 
ਭਾਤਿ ਭਾਤਿ ਕੇ ਬਿਧਵਤ _ਦਾਨਾ। _ਭਾਤਿ _ਭਾਤਿ ਕਰ ਤੀਰਥ _ਨਾਨਾ। _੧੬੧। 


ਸਰਬ ਤੀਰਥ _ਪਰਿ ਪਾਵਰ ਬਾਂਧਾ। ਅਨਛੇਤ੍ਰ ਘਰਿ ਘਰਿ ਮੈ ਸਾਂਧਾ। 
ਆਸਾਵੈਤ ਕਹੂੰ ਕੋਈ ਆਵੈ। _ਤਤਛਿਨ ਮੁਖ ਮੰਗੈ ਸੋ _ਪਾਵੈ। _੧੬੨। 


ਭੂਖ ਨਾੰਗ ਕੋਈ ਰਹਨ ਨ ਪਾਵੈ। ਭੂਪਤਿ ਹੁਐਂ ਕਰਿ ਰੰਕ ਸਿਧਾਵੈ। 
ਬਹੁਰ ਦਾਨ ਕਹ ਕਰ ਨ ਪਸਾਰਾ। ਏਕ ਬਾਰਿ ਰਘੁ ਰਾਜ ਨਿਹਾਰਾ। ੧੬੩। 


ਸੂਰਣ ਦਾਨ ਦੇ ਬਿਬਿਧ ਪ੍ਰਕਾਰਾ। _ਰੁਕਮ _ਦਾਨ ਨਹੀ _ਪਾਯਤ _ਪਾਰਾ। 
ਸਾਜਿ ਸਾਜਿ ਬਹੁ ਦੀਨੇ ਥਾਜਾ। ਜਨ ਸਭ ਕਰੇ ਰੰਕ ਰਘੁ ਰਾਜਾ। ੧੬੪। 


ਹਸਤ ਦਾਨ ਅਰ _ਉਸਟਨ ਦਾਨਾ। ਗਊ ਦਾਨ _ਬਿਧਿਵਤ _ਇਸਨਾਨਾ। 
ਹੀਰ ਚੀਰ ਦੇ ਦਾਨ ਅਪਾਰਾ। ਮੋਹ ਸਬੈ ਮਹਿ ਮੰਡਲ ਡਾਰਾ। ੧੬੫। 


ਬ੍ਰਹਮਾ ਅਵਤਾਰ ੧੫੫ 


ਘ =ਾ ਛੰ 


(ਅਵਤਾਰ) ਵਜੋਂ ਪਛਾਣ _ਕੀਤੀ। ਸ਼ਿਵ _ਦੇ _ਉਪਾਸਕਾਂ _ਨੇ ਸ਼ਿਵ 
ਬਿਆਸ _ਨੇ _ ਪਰਾਸ਼ਰ _ਦੇ _ ਸਮਾਨ _ ਸਮਝਿਆ।੧੫੫। 


ਬਿਪਤਾ ਵਿਚ _ਗੁਸਿਆਂ ਨੇ _ਉਸ ਨੂੰ ਬਿਪਤਾ ਦੇ _ਵਿਨਾਸ਼ਕ ਵਜੋਂ ਸਮਝਿਆ ਅਤੇ 
ਬਾਵਨ 


ਉਸ ਨੇ ਤਰ੍ਹਾਂ ਤਰ੍ਹਾਂ ਦਾ ਰਾਜ ਕੀਤਾ ਅਤੇ ਦੇਸ ਦੇਸਾਂਤਰਾਂ ਦੇ (ਰਾਜ) ਸਮਾਜ ਨੂੰ 
ਜਿਤ _ਲਿਆ। _(ਉਸ ਨੇ) ਭਾਂਤ ਭਾਂਤ ਦੇ ਦੇਸ਼ ਖੋਹ ਲਏ ਅਤੇ ਕਦਮ _ਕਦਮ _ਉਤੇ ਯੋਗ 
ਕਰਵਾਏ ।੧੫੭। 

ਕਦਮ _ਕਦਮ _ਉਤੇ ਯੱਗ _ਦੇ _ਖੰਭਿਆਂ ਨੂੰ _ਗਡਿਆ ਅਤੇ ਪੈਰ ਪੈਰ _ਉਤੇ _ਮੰਤਰਾਂ 
ਸਹਿਤ ਹੋਮ _ਕਰਵਾ _ਦਿੱਤੇ। ਅਜਿਹੀ _ਕੋਈ _ਵੀ ਧਰਤੀ ਨਹੀਂ _ਦਿਖਦੀ ਜਿਥੇ _ਯੌਂਗ ਦਾ 
ਖੰਭਾ _ਨ _ਗਡਿਆ ਗਿਆ ਹੋਵੇ।੧੫੮। 

ਬਹੁਤ _ਸਾਰੇ _ ਸ੍ਰੇਸ਼ਠ _ਗੋਮੇਧ _ ('ਗਵਾਲੰਭ”) ਯੱਗ _ ਕੀਤੇ _ ਅਤੇ _ ਵਿਸ਼ੇਸ਼ _ਧਰਮਧਾਰੀ 
(ਬ੍ਰਾਹਮਣ) _ਬੁਲਾ _ਲਏ। _ਬਹੁਤ _ਵਾਰ _ਅਸ੍ਰਮੇਧ _ਯੌਂਗ _ਕੀਤੇ ਅਤੇ ਭਾਂਤ ਭਾਂਤ ਦੇ ਭੂਮੀ ਦੇ 


ਰਸ ਮਾਣੇ।੧੫੯। 

ਉਸ _ਨੇ ਬਹੁਤ ਵਾਰ _ਗਜ-ਮੇਧ _ਯੌਂਗ _ਕੀਤੇ _ਅਤੇ _ਅਜਾ-ਮੇਧ _(ਬਕਰੇ _ਦੀ ਬਲੀ 
ਵਾਲੇ) ਯੱਗ ਕਿਤਨੇ ਕੀਤੇ, (ਉਨ੍ਹਾਂ ਦੀ) ਗਿਣਤੀ ਨਹੀਂ ਹੋ _ਸਕਦੀ। ਅਨੇਕ ਤਰ੍ਹਾਂ ਦੇ 
ਯੱਗ _ਕੀਤੇ _ਅਤੇ _ ਉਨ੍ਹਾਂ _ਅਵਸਰਾਂ _ਉਤੇ _ਬਹੁਤ _ਪਸ਼ੂ _ਮਾਰੇ _ਗਏ।੧੬0। 

ਅਨੇਕ _ਤਰ੍ਹਾਂ ਦੇ _ਰਾਜਸੂ _ਯੋਂਗ _ਕੀਤੇ _(ਜਿਸ _ਦੇ ਫਲਸਰੂਪ) ਮਹਾਨ _ਰਘੁਰਾਜ ਨੂੰ 
ਦੂਜਾ ਇੰਦਰ _ਮੰਨਿਆ ਜਾਣ _ਲਗਿਆ। ਭਾਂਤ ਭਾਂਤ ਦੇ ਵਿਧੀ ਪੂਰਵਕ _ਦਾਨ _ਦਿੱਤੇ ਅਤੇ 
ਭਾਂਤ _ਭਾਂਤ _ਦੇ _ ਤੀਰਥ _ ਇਸ਼ਨਾਨ _ਕੀਤੇ।੧੬੧। 

ਸਾਰਿਆਂ ਤੀਰਥਾਂ _ਉਤੇ _ਪੌਕੀਆਂ ਪੌੜੀਆਂ (“ਪਾਵਰ”) _ਬਣਵਾਈਆਂ ਅਤੇ _ਘਰ _ਘਰ 
ਵਿਚ _ ਅੰਨ _ਦਾ ਛੇਤਰ _ਬਣਾ ਦਿੱਤਾ (ਅਰਥਾਤ _ਅੰਨ _ਦੇ ਭੰਡਾਰ ਭਰ ਦਿੱਤੇ)। ਜੇ ਕੋਈ 
ਆਸਾਵੰਤ _ਕਿਧਰੋ' ਆਉਂਦਾ ਤਾਂ _ਉਸੇ _ਵੇਲੇ _ਉਹ ਮੂੰਹ ਮੰਗਿਆ (ਪਦਾਰਥ) _ਪ੍ਰਾਪਤ 
ਕਰਦਾ।੧੬੨। 

ਭੁਖਾ ਅਤੇ ਨੰਗਾ ਕੋਈ ਰਿਹਾ ਨਹੀਂ ਸੀ ਅਤੇ ਭਿਖਾਰੀ ਵੀ ਰਾਜਾ ਬਣ ਕੇ ਪਰਤਦਾ 
ਸੀ। ਫਿਰ (ਉਸ ਨੇ) ਕਿਸੇ ਅਗੇ ਦਾਨ ਮੰਗਣ ਲਈ _ਹੌਥ _ਨਹੀਂ _ਪਸਾਰਿਆ (ਜਿਸ ਨੇ) 
ਇਕ _ ਵਾਰ _ਰਘੂਰਾਜ _ਦੇ _ ਦਰਸ਼ਨ _ਕਰ _ ਲਏ।੧੬੩। 

ਅਨੇਕ _ਤਰ੍ਹਾਂ ਨਾਲ _ਸੋਨੇ _ਦਾ _ਦਾਨ ਦਿੱਤਾ _ਅਤੇ ਚਾਂਦੀ ਦੇ ਦਾਨ ਦਾ ਤਾਂ ਕੋਈ 
ਅੰਤ _ਹੀ ਨਹੀਂ ਪਾਇਆ ਜਾ __ਸਕਦਾ। _ਸਜਾ _ਸਜਾ ਕੇ ਬਹੁਤ ਸਾਰੇ ਘੋੜੇ (ਦਾਨ ਦਿੱਤੇ)। 
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਰਘੂ ਨੇ _ਸਭ _ਰੰਕਾਂ ਨੂੰ ਰਾਜਾ _ਬਣਾ ਦਿੱਤਾ _ਹੋਵੇ।੧੬੪। 

ਹਾਥੀਆਂ ਦਾ ਦਾਨ, _ਊਠਾਂ ਦਾ ਦਾਨ, ਗਊਆਂ ਦਾ ਦਾਨ ਅਤੇ ਮਰਯਾਦਾ ਅਨੁਸਾਰ 
ਇਸ਼ਨਾਨ, _ਹੀਰਿਆਂ ਅਤੇ _ਬਸਤ੍ਰਾਂ ਦੇ _ਅਪਾਰ _ਦਾਨ _ਕੀਤੇ। (ਇਸ _ਤੜ੍ਹਾਂ ਕਰ ਕੇ ਰਘੂਰਾਜੇ 
ਨੇ) ਪ੍ਰਿਥਵੀ ਮੰਡਲ _ਵਿਚ _ਰਹਿਣ ਵਾਲਿਆਂ ਸਾਰਿਆਂ ਨੂੰ ਮੋਹ _ਲਿਆ।੧੬੫। 


੧੫੬ 


ਸੀ _ਦਸਮ-ਗ੍ਰੰਥ _ਸਾਹਿਬ 


ਬਾਜੀ ਦੇਤ ਗਜਨ ਕੇ _ਦਾਨਾ। ਭਾਤਿ ਭਾਤਿ ਦੀਨਨ _ਸਨਮਾਨਾ। 
ਦੂਖ ਭੂਖ ਕਾਹੂ ਨ ਸੈਤਾਵੈ। ਜੋ ਮੁਖ ਮਾਂਗੈ ਵਹ ਬਰੁ ਪਾਵੈ। ੧੬੬। 


ਦਾਨ ਸੀਲ ਕੋ ਜਾਨ ਪਹਾਰਾ। ਦਇਆ ਸਿੰਧ ਰਘੁ ਰਾਜ ਭੁਆਰਾ। 


ਸੁੰਦਰ ਮਹਾ ਧਨੁਖ ਧਰ _ਆਛਾ। ਜਨੁ _ਅਲਿਪਨਚ _ਕਾਛ ਤਨ _ਕਾਛਾ। _੧੬੭। 


ਨਿਤਿ ਉਠਿ ਕਰਤ ਦੇਵ ਕੀ ਪੂਜਾ। ਫੂਲ ਗੁਲਾਬ _ਕੇਵੜਾ ਕੂਜਾ। 
ਚਰਨ _ਕਮਲ _ਨਿਤਿ ਸੀਸ _ਲਗਾਵੈ। ਪੂਜਨ ਨਿਤ ਚੰਡਿਕਾ ਆਵੈ। _੧੬੮। 


ਧਰਮ ਰੀਤਿ ਸਬ ਨੌਰ ਚਲਾਈ। ਜਤ੍ਹ _ਤਤ੍ਰ ਸੁਖ ਬਸੀ ਲੁਗਾਈ। 
ਭੂਖ ਨਾਂਗ ਕੋਈ ਕਹੂੰ ਨ ਦੇਖਾ। ਊਚ ਨੀਚ ਸਬ _ਧਨੀ ਬਿਸੇਖਾ। ੧੬੯। 


ਜਹ ਤਹ ਧਰਮ ਧੁਜਾ ਫਹਰਾਈ। ਚੋਰ ਜਾਰ ਨਹ ਦੇਤ ਦਿਖਾਈ। 
ਜਹ ਤਹ ਯਾਰ ਚੋਰ ਚੁਨਿ ਮਾਰਾ। ਏਕ ਦੇਸਿ ਕਹੂੰ ਰਹੈ ਨ_ਪਾਰਾ। ੧੭0। 


ਸਾਧ ਓਰਿ ਕੋਈ ਦਿਸਟਿ ਨ ਪੇਖਾ। ਐਸ ਰਾਜ ਰਘੁ ਰਾਜ ਬਿਸੇਖਵਾ। 
ਚਾਰੋ _ਦਿਸਾ ਚਕ੍ਰ _ਫਹਰਾਵੈ। _ਪਾਪਿਨ ਕਾਟਿ _ਮੂੰਡ ਫਿਰਿ ਆਵੈ। _੧੭੧। 


ਗਾਇ ਸਿੰਘ ਕਹੁ ਦੂਧ _ਪਿਲਾਵੈ। ਸਿੰਘ ਗਊ _ਕਹ ਘਾਸੁ _ਚੁਗਾਵੈ। 
ਚੋਰ ਕਰਤ ਧਨ ਕੀ _ਰਖਵਾਰਾ। ਤ੍ਰਾਸ ਮਾਰਿ ਕੋਈ ਹਾਥੁ ਨ ਡਾਰਾ। ੧੭੨। 


ਨਾਰਿ ਪੁਰਖ ਸੋਵਤ ਇਕ ਸੇਜਾ। ਹਾਥ ਪਸਾਰ ਨ ਸਾਕਤ _ਰੇਜਾ। 
ਪਾਵਕ ਘਿਰਿਤ ਇਕ ਠਉਰ ਰਖਾਏ। ਰਾਜ ਤ੍ਰਾਸ ਤੇ ਢਰੈ ਨ ਪਾਏ। _੧੭੩। 


ਚੋਰ ਸਾਧ ਮਗ ਏਕ ਸਿਧਾਰੈ। ਤ੍ਰਾਸ ਤੁਸਤ ਕਰੁ ਕੋਈ ਨ ਡਾਰੈ। 

ਗਾਇ ਸਿੰਘ ਇਕ ਖੇਤ ਫਿਰਾਹੀ। ਹਾਥ ਚਲਾਇ ਸਕਤ ਕੋਈ ਨਾਹੀ। ੧੭੪। 
ਇਹ ਬਿਧਿ ਰਾਜੁ ਕਰ੍ਯੋ ਰਘੁ ਰਾਜਾ। _ਦਾਨ ਨਿਸਾਨ ਚਹੂੰ ਦਿਸ ਬਾਜਾ। 
ਚਾਰੋ _ਦਿਸਾ ਬੈਠ _ਰਖਵਾਰੇ। _ਮਹਾਬੀਰ ਅਰੁ _ਰੂਪ _ਉਜਿਆਰੇ। _੧੭੫। 


ਬੀਸ _ਸਹੌਸੂ _ਬਰਖ _ਪਰਮਾਨਾ। ਰਾਜੁ _ਕਰਾ ਦਸ _ਚਾਰ _ਨਿਧਾਨਾ। 
ਭਾਤਿ ਅਨੇਕ ਕਰੇ ਨਿਤਿ ਧਰਮਾ। ਔਰ ਨ ਸਕੈ ਐਸ ਕਰ _ਕਰਮਾ। ੧੭੬। 


ਦਾ ਸਨਮਾਨ _ਕੀਤਾ। ਕਿਸੇ ਨੂੰ ਵੀ ਭੁਖ ਦਾ ਦੁਖ ਨਹੀਂ ਸਤਾਉਂਦਾ ਸੀ। ਮੂੰਹੋਂ `ਜੋ ਕੁਝ 
ਵੀ _ਕੋਈ ਮੰਗਦਾ _ਸੀ, _ਉਹੀ _ਵਰ ਪ੍ਰਾਪਤ _ਕਰ _ ਲੈਂਦਾ _ਸੀ।੧੬੬। 

ਰਾਜਾ _ਰਘੁਰਾਜ ਦਾਨ ਅਤੇ ਚੌਗੇ ਸੁਭਾ ਦਾ ਪਹਾੜ ਜਾਣਿਆ ਜਾਂਦਾ ਸੀ ਅਤੇ 
ਦਇਆ ਦਾ ਸਮੁੰਦਰ (ਪ੍ਰਤੀਤ ਹੁੰਦਾ ਸੀ)। _(ਉਹ) ਬਹੁਤ ਸੁੰਦਰ ਅਤੇ _ਸ੍ਰੇਸ਼ਠ ਧਨੁ 
ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਦੇਵ ('ਅਲਿਪਨਚ”) ਨੇ ਹੀ ਸੁੰਦਰ ਰੂਪ 
ਬਣਾਇਆ ਹੋਵੈ ।੧੬੭। 

ਨਿੱਤ ਉਠ ਕੇ _ਕੇਵੜੇ _ਅਤੇ _ਗੁਲਾਬ _ਦੇ ਫੁਲਾਂ _ਅਤੇ ਮਿਸ਼ਰੀ _ਨਾਲ _ਦੇਵ-ਪੂਜਾ 
ਕਰਦਾ _ਸੀ। _(ਦੇਵੀ ਦੇ) ਚਰਨ _ਕਮਲਾਂ _ਉਤੇ _ਸੀਸ ਲਗਾਉਂਦਾ ਸੀ _ਅਤੇ ਨਿੱਤ ਚੰਡੀ _ਦੀ 
ਪੂਜਾ _ਕਰਨ ਲਈ _ (ਮੰਦਿਰ ਵਿਚ) ਆਉਂਦਾ _ਸੀ।੧੬੮। 


ਸਭ ਥਾਂ (ਉਸ ਨੇ) ਧਰਮ ਦੀ ਰੀਤ ਚਲਾਈ ਹੋਈ _ਸੀ। ਜਿਥੇ ਕਿਥੇ 
ਨਾਲ _ਵਸਦੀ _ਸੀ। ਕਿਤੇ ਕੋਈ ਭੁਖਾ ਨੰਗਾ ਨਹੀਂ ਦਿਸਦਾ _ਸੀ। ਉਚ 
ਪ ਵਿਚ _ਧਨਵਾਨ _ ਸਨ।੧੬੯। 
ਜਿਥੇ ਕਿਥੇ _ਧਰਮ _ਧੁਜਾਵਾਂ _ਝੂਲਦੀਆਂ _ਸਨ। _ਚੋਰ ਅਤੇ _ਯਾਰ (ਕਿਤੇ ਵੀ) ਵਿਖਾਈ 

ਨਹੀਂ ਦਿੰਦੇ ਸਨ। ਜਿਥੇ ਕਿਥੇ ਚੁਣ ਚੁਣ ਕੇ ਚੋਰ ਅਤੇ ਯਾਰ _ਮਾਰ ਦਿੱਤੇ ਸਨ ਅਤੇ ਸਾਰੇ 
ਦੇਸ਼ ਵਿਚ ਕਿਤੇ ਕੋਈ ਇਕ ਵੀ ਰਹਿ ਨਹੀਂ ਪਾਇਆ _ਸੀ।੧੭0। 

ਸਾਧ (ਲੋਕਾਂ) ਵਲ ਕੋਈ ਅੱਖ ਚੁਕ ਕੇ ਨਹੀਂ ਵੇਖਦਾ ਸੀ। ਇਸ ਤਰ੍ਹਾਂ ਦਾ ਰਘੂਰਾਜ 
ਵਿਸ਼ੇਸ਼ ਰਾਜ _ਸੀ। ਚੌਹਾਂ ਪਾਸੇ (ਉਸ ਦੇ ਸ਼ਾਸਨ ਦਾ) ਚੱਕਰ ਫਿਰਦਾ ਸੀ ਜੋ _ਪਾਪੀਆਂ 
ਸਿਰ _ਕਟ ਕੇ ਪਰਤ _ ਆਉਂਦਾ _ਸੀ।੧੭੧। 

ਗਊ ਸ਼ੇਰ (ਦੇ ਬੌਂਚੇ) ਨੂੰ ਦੁੱਧ _ਚੁਘਾਉਂਦੀ ਸੀ ਅਤੇ ਸ਼ੇਰ ਗਊ ਨੂੰ ਘਾਹ _ਚਰਾਉਂਦਾ 


6. ਇੱ. ਨਦੀ “ਰੱਖੀ -ਜੋਜਣੀ 0 ਅੱਤ ਜ਼ ਦੇ ਤਜ ਕਰ ਚੀ (ਵਿਗਿ ਜਨ 
ਨੂੰ) ਹੱਥ _ਨਹੀਂ ਸੀ __ਪਾਉਂਦਾ।੧੭੨। 

ਨਾਰੀ ਅਤੇ ਪੁਰਸ਼ ਇਕ _ਸੇਜ ਉਤੇ ਸੌਂਦੇ ਸਨ, ਪਰ (ਬਿਨਾ ਇਸਤਰੀ _ਦੀ ਇੱਛਾ 

ਜਿੰਨਾ ਵੀ ਹੱਥ ਨਹੀਂ ਪਸਾਰ _ਸਕਦਾ _ਸੀ। _ਅਗ ਅਤੇ _ਘਿਉਂ ਨੂੰ ਇਕ 

ਸੀ, ਪਰ ਦੇ ਡਰ ਕਰ ਕੇ (ਘਿਉ) ਪੰਘਰਦਾ ਨਹੀਂ _ਸੀ।੧੭੩। 

ਉਤੇ ਚਲਦੇ _ਸਨ _(ਪਰ ਰਾਜੇ _ਦੇ) ਪੁਕੋਪ _ ਤੋਂ 

ਗਊ ਅਤੇ ਸ਼ੇਰ ਇਕ _ਖੇਤ _ਵਿਚ ਫਿਰਦੇ ਸਨ, 

ਸਕਦਾ _ਸੀ _(ਅਰਥਾਤ--ਮਨ ਆਈ ਨਹੀਂ ਕਰ _ ਸਕਦਾ 


ਸੀ)।੧੭੪। 

ਇਸ ਤਰ੍ਹਾਂ _ਰਘੂਰਾਜ ਨੇ _ਰਾਜ _ਕੀਤਾ ਅਤੇ _ਉਸ _ਦੀ ਦਾਨਸ਼ੀਲਤਾ ਦਾ _ਧੌੱਸਾ ਚੌਹਾਂ 
ਪਾਸੇ _ਵਜਦਾ _ਰਿਹਾ। _ਚੌਹਾਂ ਪਾਸਿਆਂ ਵਲ ਰਖਵਾਲੇ ਬੈਠੇ ਹੋਏ ਸਨ, ਜੋ ਬਹੁਤ ਬਲਵਾਨ 
ਅਤੇ _ਓਜਸਵੀ _ ਸਰੂਪ _ ਵਾਲੇ _ ਸਨ।੧੭੫। 

ਵੀਹ ਹਜ਼ਾਰ _ਸਾਲਾਂ ਤਕ ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ (ਰਘੂਰਾਜ) ਨੇ ਰਾਜ 
ਕੀਤਾ। ਉਸ ਨੇ ਅਨੇਕ ਤਰ੍ਹਾਂ ਦੇ ਨਿੱਤ ਧਰਮ _ਕੀਤੇ। ਇਸ ਤਰ੍ਹਾਂ ਦੇ ਕਰਮ ਹੋਰ ਕੋਈ ਵੀ 
ਕਰ ਨਹੀ ਸਕਦਾ _ਸੀ।੧੭੬। 


ਸੀ _ਦਸਮ-ਗ੍ੰਥ _ਸਾਹਿਬ 


ਪਾਧੜਾ _ਛੰਟਾ 
ਇਹੁ _ਭਾਤਿ ਰਾਜੁ _ਰਘੁਰਾਜ _ਕੀਨ। ਗਜ ਬਾਜ _ਸਾਜ _ਦੀਨਾਨ _ਦੀਨ। 
ਨ੍ਹਿਪ ਜੀਤਿ ਜੀਤਿ ਲਿਨੇ ਅਪਾਰ। _ਕਰਿ ਖੰਡ ਖੰਡ ਖੰਡੇ ਗੜਵਾਰ। _੧੭੭। 
/ਛੱਤ _ਰ% ਰਾਜ _ਅ%#੫ਤਾ/ਹ/ _€੯/ ੫/ 


ਅਥ ਅਜ ਰਾਜਾ ਕੋ ਰਾਜ ਕਥਨੰ 
ਪਾਧੜਾ ਛੰਦ 
ਫੁਨਿ ਭਏ ਰਾਜ ਅਜਰਾਜ _ਬੀਰ। ਜਿਨਿ _ਭਾਤਿ _ਭਾਤਿ ਜਿਤੇ ਪ੍ਰਬੀਰ”। 


ਕਿਨੇ ਖਰਾਬ ਖਾਨੇ `ਖਵਾਸ। ਜਿਤੇ ਮਹੀਪ ਤੋਰੇ ਮਵਾਸ। _੧। 
ਜਿਤੇ ਅਜੀਤ ਮੁੰਡੇ ਅਮੁੰਡ। ਖੰਡੇ ਅਖੰਡ ਕਿਨੇ ਘਮੰਡ। 
ਦਸ ਚਾਰਿ ਚਾਰਿ ਬਿਦਿਆ _ਨਿਧਾਨ। _ਅਜਰਾਜ ਰਾਜ ਰਾਜਾ _ਮਹਾਨ। _੨। 


ਸੂਰਾ ਸੁਬਾਹ ਜੋਧਾ ਪ੍ਰਚੰਡ। _ਸੂਤਿ ਸਰਬ ਸਾਸਤ _ਬਿਦਿਆ ਉਦੰਡ। 
ਮਾਨੀ ਮਹਾਨ ਸੁੰਦਰ ਸਰੂਪ। _ਅਵਿਲੋਕਿ ਜਾਸੁ _ਲਾਜੰਤ ਭੂਪ। _੩। 


ਰਾਜਾਨ ਰਾਜ _ਰਾਜਾਧਿਰਾਜ। ਗ੍ਰਿਹ ਭਰੇ ਸਰਬ _ਸੰਪਤਿ _ਸਮਾਜ। 
ਅਵਿਲੋਕ ਰੂਪ _ਰੀਝੰਤ _ਨਾਰਿ। _ਸੂਤਿ ਦਾਨ ਸੀਲ _ਬਿਦਿਆ ਉਦਾਰ। _੪। 


ਜੌ ਕਹੋ ਕਥਾ ਬਾਢੋਤ ਗ੍ਰੈਥ। ਸੁਣਿ ਲੇਹੁ ਮਿਤ੍ਰ ਸੈਛੇਪ ਕੈਥ। 
ਬੈਦਰਭ ਦੇਸਿ ਰਾਜਾ ਸੁਬਾਹ। ਚੰਪਾਵਤੀ ਸੁ ਗ੍ਰਿਹ ਨਾਰਿ ਤਾਹਿ। ੫॥। 


ਤਿਹ ਜਈ ਏਕ ਕਨਿਆ _ਅਪਾਰ। ਤਿਹ _ਮਤੀਇੰਦੂ ਨਾਮਾ _ਉਦਾਰ। 
ਜਬ ਭਈ ਜੋਗ ਬਰ ਕੇ _ਕੁਮਾਰਿ। ਤਬ ਕੀਨ ਬੈਠਿ ਰਾਜਾ ਬਿਚਾਰਿ। ੬। 


ਲਿਨੇ ਬੁਲਾਇ ਨ੍ਰਿਪ ਸਰਬ _ਦੇਸ। _ਧਾਏ ਸੁਬਾਹ ਲੈ ਦਲ ਅਸੇਸ। 
ਮੁਖ ਭਈ ਆਨਿ _ਸਰਸੂਤੀ ਆਪੁ। _ਜਿਹਿ ਜਪਤ ਲੋਗ ਮਿਲਿ ਸਰਬ ਜਾਪੁ। ੭। 


ਤਬ ਦੇਸ ਦੇਸ ਕੇ ਭੂਪ ਆਨਿ। _ਕਿਨੋ ਪੁਣਾਮ ਰਾਜਾ _ਮਹਾਨਿ। 
ਤਹ ਬੈਠਿ ਰਾਜ ਸੋਭੰਤ ਐਸੁ। ਜਨ ਦੇਵ ਮੰਡਲੀ ਸਮ ਨ ਤੈਸੁ। ੮। 


ਬੁਹਮਾ _ਅਵਤਾਰ ੧੫੯ 


ਪਾਸੜਾ ਛੱਟਾ 
ਇਸ ਤਰ੍ਹਾਂ _ਰਘੂਰਾਜ ਨੇ _ਰਾਜ _ਕੀਤਾ ਸੀ ਅਤੇ ਘੋੜੇ _ਤੇ _ਹਾਥੀ ਸਜਾ ਕੇ ਦੀਨਾਂ 
ਅਨਾਥਾਂ _ਨੂੰ ਦਾਨ ਦਿੱਤੇ _ਸਨ। _ਉਸ ਨੇ ਬੇਸ਼ੁਮਾਰ ਰਾਜੇ ਜਿਤ ਲਏ _ਸਨ ਅਤੇ ਕਿਲ੍ਹਿਆਂ 
ਨੂੰ ਖੰਡੇ _ਨਾਲ ਖੰਡ _ਖੰਡ _ਕਰ _ਦਿੱਤਾ _ਸੀ।੧੭੭। 
/ਟੈਥੋਂ _ਰ&` ਦੇ ਰਾਜ ਲੀ ਸ#੫ਤੰ/ 


ਹੁਣ ਅਜ ਰਾਜਾ ਦੇ ਰਾਜ ਦਾ ਕਥਨ 
ਪਾਧੜ _ਛੰਟਾ 

ਫਿਰ _ਅਜਰਾਜ _ਸੂਰਬੀਰ _ਰਾਜਾ ਬਣਿਆ _ਜਿਸ ਨੇ ਭਾਂਤ ਭਾਂਤ ਦੇ _ਬਹੁਤ ਬਲਵਾਨ 
ਵੀਰ ਜਿਤ _ਲਏ। (ਉਸ ਨੇ) ਕਿਤਨਿਆਂ ਦੇ _ਰਣਵਾਸ _ਅਤੇ ਖ਼ਾਨਦਾਨ ਨਸ਼ਟ _ਕਰ ਦਿੱਤੇ 
ਅਤੇ ਰਾਜਿਆਂ ਨੂੰ ਜਿਤ _ਕੇ _ਘਮੰਡ _ਤੋੜ _ਦਿੱਤੇ (ਜਾਂ ਆਕੀ _ਅਧੀਨ _ਕਰ _ਲਏ)।੧। 

ਨ ਜਿਤੇ ਜਾ _ਸਕਣ ਵਾਲਿਆਂ ਨੂੰ ਜਿਤ ਲਿਆ ਅਤੇ _ਸਿਰਲਥ _ (ਸੂਰਬੀਰਾਂ) ਦੇ 
ਸਿਰ ਲਾਹ ਦਿੱਤੇ। ਜਿਨ੍ਹਾਂ ਨੇ ਨ ਖੰਡੇ ਜਾ ਸਕਣ ਕਾਰਨ _ਘਮੰਡ ਕੀਤਾ ਹੋਇਆ ਸੀ, (ਉਨ੍ਹਾਂ 
ਨੂੰ) ਖੰਡਿਤ _ਕਰ _ਦਿੱਤਾ। _ਅਨਜ੍ਹਾਂ _ਵਿਦਿਆਵਾਂ _ਦਾ _ ਖ਼ਜ਼ਾਨਾ _ਅਜਰਾਜ _ਬਹੁਤ _ਵੱਡਾ _ਰਾਜਾ 
ਸੀ।੨। 

(ਉਹ) _ਬਲਵਾਨ ਸੂਰਮਾ _ਅਤੇ ਪ੍ਰਚੰਡ _ਯੋਧਾ _ਸੀ। ਵੇਦਾਂ _('ਸੂਤਿ”) ਅਤੇ _ਸਾਰਿਆਂ 
ਸ਼ਾਸਤ੍ਰਾਂ ਅਤੇ ਵਿਦਿਆਵਾਂ ਦਾ ਪੁਕਾਂਡ ਵਿਦਵਾਨ ਸੀ। (ਉਹ) ਬਹੁਤ ਮਾਣ (ਅਥਵਾ ਮੌਨ ਸੁਭਾ 
ਵਾਲਾ) ਅਤੇ ਬਹੁਤ ਸੁੰਦਰ ਸਰੂਪ ਵਾਲਾ ਸੀ, ਜਿਸ ਨੂੰ ਵੇਖ ਕੇ ਰਾਜੇ _ਲਜਿਤ ਹੁੰਦੇ ਸਨ।੩। 

ਉਹ ਰਾਜਿਆਂ ਦੇ ਰਾਜਿਆਂ ਦਾ ਵੀ ਮਹਾਰਾਜਾ ਸੀ। (ਉਸ ਦੇ) ਘਰ (ਰਾਜ) ਸਮਾਜ 
ਦੀ ਸੰਪਤੀ ਨਾਲ ਭਰੇ ਹੋਏ ਸਨ। (ਉਸ ਦੇ) ਰੂਪ ਨੂੰ ਵੇਖ ਕੇ ਇਸਤਰੀਆਂ ਰੀਝ _ਜਾਂਦੀਆਂ 
ਸਨ। _(ਉਹ) ਵੇਦ (ਅਧਿਐਨ), ਦਾਨ (ਧਰਮ), _ਸ਼ੀਲ _ਅਤੇ ਵਿਦਿਆ ਵਿਚ ਬਹੁਤ ਉਦਾਰ 
ਸੁਭਾ ਵਾਲਾ ਸੀ।੪। 

ਜੇ ਕਰ (ਉਸ ਦੀ ਸਾਰੀ) ਕਥਾ ਕਹਾਂ ਤਾਂ ਗ੍ਰੰਥ ਵੱਡਾ ਹੋ ਜਾਂਦਾ ਹੈ। (ਇਸ ਲਈ 
ਹੇ) ਮਿਤਰੋ! ਸੈਖੇਪ ਵਿਚ ਹੀ ਕਥਾ ਸੁਣ ਲਵੋ। _ਬੈਦਰਭ ਦੇਸ ਦਾ ਇਕ ਸੂਰਬੀਰ (ਅਥਵਾ 
'ਸੁਬਾਹੂ” ਨਾਂ ਦਾ) ਰਾਜਾ ਸੀ ਜਿਸ ਦੇ ਘਰ ਚੰਪਾਵਤੀ ਨਾਂ _ਵਾਲੀ ਇਸਤਰੀ _ਸੀ।੫। 

ਉਨ੍ਹਾਂ ਨੇ ਇਕ ਅਪਾਰ ਰੂਪ ਵਾਲੀ ਕੰਨਿਆ ਨੂੰ ਜਨਮ _ਦਿੱਤਾ। _ਉਸ _ਦਾ ਬਹੁਤ 


ਸ੍ਰੇਸ਼ਨ ਇੰਦਰਮਤੀ ਨਾਂ _ਸੀ। ਜਦ ਉਹ ਕੁਮਾਰੀ ਵਰ ਦੇ ਯੋਗ ਹੋਈ, ਤਦ ਰਾਜੇ ਨੇ ਬੈਠ 
ਕੇ ਵਿਚਾਰ _ਕੀਤਾ।੬। 
ਸਾਰਿਆਂ ਦੇਸਾਂ ਦੇ ਰਾਜੇ _ਬੁਲਾ ਲਏ _ਗਏ। _(ਸਾਰੇ) _ਸੂਰਬੀਰ ਬੇਸ਼ੁਮਾਰ ਸੈਨਾ 
ਚਲ _ਪਏ। (ਸਾਰਿਆਂ) ਦੇ ਮੁਖ ਵਿਚ ਸਰਸਵਤੀ ਆਪ ਆਣ _ਬਿਰਾਜੀ ਜਿਸ ਦੇ 
ਸਾਰੇ _ਲੋਕ _ਮਿਲ ਕੇ _ਜਪਦੇ _ਹਨ।੭। 
ਤਦ ਦੇਸ ਦੇਸਾਂਤਰਾਂ ਦੇ ਰਾਜਿਆਂ ਨੇ ਆ ਕੇ (ਉਸ) ਮਹਾਨ ਰਾਜੇ ਨੂੰ ਪ੍ਰਨਾਮ ਕੀਤਾ। 
ਕੇ ਰਾਜੇ ਇਸ ਤਰ੍ਹਾਂ _ਸ਼ੋਭਾ ਪਾ ਰਹੇ ਸਨ ਮਾਨੋ ਉਨ੍ਹਾਂ ਦੇ _ਸਮਾਨ _ਦੇਵ-ਮੰਡਲੀ 
ਵੀ ਨ ਹੋਵੇ।੮। 


ਲੈ 
ਜਾਪ 


0205 &/ 


੧੬0 


ਸੀ _ਦਸਮ-ਗ੍ੰਥ _ਸਾਹਿਬ 


ਬਾਜੰਤ ਢੋਲ ਦੁੰਦਭਿ _ਅਪਾਰ। _ਬਾਜੈਤ ਤੂਰ _ਝਨਕੰਤ _ਤਾਰ। 
ਸੋਭਾ ਅਪਾਰ _ਬਰਨੀ ਨ _ਜਾਇ। ਜਨੁ _ਬੈਠਿ ਇੰਦੂ ਆਭਾ ਬਨਾਇ। ੯। 


ਇਹ ਭਾਤਿ ਰਾਜ ਮੰਡਲੀ ਬੈਠਿ। ਅਵਿਲੋਕਿ ਇੰਦੂ ਜਹ _ਨਾਕ _ਐਠਿ। 
ਆਭਾ ਅਪਾਰ ਬਰਨੇ ਸੁ _ਕਉਨ। ਹੂ ਰਹੇ ਜਛ ਗੰਧੂਬ _ਮਉਨ। _੧0। 


ਅਰਧ _ਘਾਧੜਾੀ ਛੰਦ 
ਸੋਭੰਤ _ਸੂਰ। _ਲੋਭੰਤ ਹੂਰ। 
ਅਛ੍ਰੀ _ਅਪਾਰ। _ਰਿਝੀ ਸੁ _ਧਾਰ। ੧੧ 
ਗਾਵੰਤ _ਗੀਤ। _ਮੋਹੰਤ _ਚੀਤ। 


ਮਿਲਿ ਦੇ ਅਸੀਸ। ਜੁਗ ਚਾਰਿ ਜੀਸ। ੧੨। 


ਬਾਜੈਤ _ਤਾਰ। _ਡਾਰੈ _ਧਮਾਰ। 

ਦੇਵਾਨ ਨਾਰਿ। ਪੇਖਤ _ਅਪਾਰ। _੧੩। 

ਕੈ ਬੇਦ ਰੀਤਿ। _ਗਾਵੰਤ _ਗੀਤ। 

ਸੋਭਾ _ਅਨੂਪ। _ਸੋਭੰਤ ਭੂਪ। _੧੪। 

ਬਾਜੰਤ _ਤਾਰ। _ਰੀਝੰਤ _ਨਾਰਿ। 

ਗਾਵੰਤ _ਗੀਤ। ਆਨੰਦ _ਚੀਤਿ। _੧੫। 
ਉਛਾਲ ਛੰਦ 

ਗਾਵਤ _ਨਾਰੀ। _ਬਾਜਤ _ਤਾਰੀ। 

ਦੇਖਤ ਰਾਜਾ। _ਦੇਵਤ ਸਾਜਾ। _੧੬। 

ਗਾਵਤ _ਗੀਤੌ। ਆਨੰਦ _ਚੀਤੈ। 

ਸੋਭਤ ਸੋਭਾ। _ਲੋਭਤ ਲੋਭਾ। _੧੭। 

ਦੇਖਤ ਨੈਣੈ। _ਭਾਖਤ _ਬੈਣੰ। 

ਸੋਹਤ ਛਤ੍ਰੀ। _ਲੋਭਤ ਅਤ੍ਰੀ। _੧੮। 

ਗਜਤ _ਹਾਥੀ। ਸਜਤ _ਸਾਥੀ। 

ਕੂਦਤ _ਬਾਜੀ। _ਨਾਚਤ _ਤਾਜੀ। _੧੯। 


ਬਾਜਤ _ਤਾਲੰ। ਨਾਚਤ _ਬਾਲੋ। 
ਗਾਵਤ _ਗਾਥੈ। ਆਨੰਦ ਸਾਥੈ। ੨0। 
ਕੋਕਿਲ ਬੈਣੀ। ਸੁੰਦਰ ਨੈਣੀ। 
ਗਾਵਤ _ਗੀਤੋ। _ਚੋਰਤ _ਚੀਤੇ। _੨੧। 
ਅਛੂੁਣ ਭੇਸੀ। ਸੁੰਦਰ ਕੇਸੀ। 

ਸੁੰਦਰ ਨੈਣੀ। _ਕੋਕਿਲ ਬੈਣੀ। ੨੨। 
ਅਦਭੁਤ _ਰੂਪਾ। _ਕਾਮਿਣ ਕੂਪਾ। 
ਚਾਰੁ ਪੁਹਾਸੈ। _ਉਨਤਿ ਨਾਸੈ। ੨੩। 


ਬ੍ੂਹਮਾ ਅਵਤਾਰ ੧੬੧ 
ਬੇਸ਼ੁਮਾਰ _ਢੋਲ ਅਤੇ _ਧੌਂਸੇ _ਵਜਦੇ _ਸਨ। _ ਤੁਰੀਆਂ _(ਬੀਨਾਂ) _ਵਜਦੀਆਂ _ਸਨ _ ਅਤੇ 
ਤਾਰਾਂ ਝਣਕਾਰ ਕਰਦੀਆਂ _ਸਨ। _(ਉਸ _ਦੀ) ਅਪਾਰ ਸ਼ੋਭਾ _ਦਾ ਵਰਣਨ ਨਹੀਂ ਕੀਤਾ ਜਾ 


ਸਕਦਾ, ਮਾਨੋ _ ਇੰਦਰ _ਹੀ ਫੜਿਆ ਬੈਠਾ _ਹੋਵੇ।੯। 
ਇਸ ਤਰ੍ਹਾਂ ਨਾਲ ਰਾਜ ਮੰਡਲੀ ਬੈਠੀ ਹੋਈ ਸੀ, ਜਿਸ ਨੂੰ ਵੇਖ ਕੇ ਇੰਦਰ (ਦ੍ਰੈਸ਼ 
ਸਕਦਾ 


ਵਸ) ਨਕ _ਚੜ੍ਹਾਉਂਦਾ _ਸੀ। _(ਉਸ) ਅਪਾਰ _ ਸ਼ੋਭਾ _ਦਾ _ਕੌਣ ਵਰਣਨ _ਕਰ 
(ਉਸ ਨੂੰ ਵੇਖ ਕੇ) ਯਕਸ਼ ਅਤੇ _ਗੰਧਰਬ _ਵੀ ਚੁਪ ਕਰ _ਕੇ ਰਹਿ ਜਾਂਦੇ _ਹਨ।੧0। 


੭#ਰਧਾ _ਆਧਤਾ ਛੰਦ 


ਸੂਰਮੇ _ਸ਼ੋਭਾਇਮਾਨ ਸਨ। (ਉਨ੍ਹਾਂ ਉਤੇ) ਹੂਰਾਂ _ਲੋਭਾਇਮਾਨ ਹੋ ਰਹੀਆਂ _ਸਨ। _ਅਪਾਰ 
ਅਪੌਂਛਰਾਵਾਂ _ਰੀਝ _ਕੇ _(ਮਨ _ਵਿਚ ਉਨ੍ਹਾਂ ਨੂੰ) _ਧਾਰਨ _ ਕਰ _ ਰਹੀਆਂ _ ਸਨ।੧੧। _ ਗੀਤ 
ਗਾਉਂਦੀਆਂ _ਸਨ। _ਚਿਤ ਨੂੰ ਮੋਹ ਰਹੀਆਂ _ਸਨ। _ਮਿਲ ਕੇ ਅਸੀਸ ਦਿੰਦੀਆਂ ਸਨ ਕਿ ਚਾਰ 
ਯੂਗਾਂ _ਤਕ _ ਜੀਉਂਦੇ _ਰਹੋ।੧੨। 


ਤਾਲੀਆਂ _ਵਜਦੀਆਂ _ਸਨ। _ਧਮਾਰ _ਪਾਏ ਜਾ ਰਹੇ _ਸਨ। ਦੇਵਤਿਆਂ ਦੀਆਂ ਬੇਸ਼ੁਮਾਰ 
ਇਸਤਰੀਆਂ _ ਵੇਖ ਰਹੀਆਂ _ਸਨ।੧੩। _ਵੇਦ ਦੀ ਰੀਤ _ਨਾਲ _ ਗੀਤ _ ਗਾ ਰਹੀਆਂ _ ਸਨ। 
ਅਨੂਪਮ _ ਸ਼ੋਭਾ _ਵਾਲੇ ਰਾਜੇ _ ਸ਼ੋਭਾਇਮਾਨ _ ਸਨ।੧੪। 

ਤਾਲੀਆਂ _ ਵਜਦੀਆਂ _ਸਨ। _ ਇਸਤਰੀਆਂ ਪ੍ਰਸੰਨ ਹੋ ਰਹੀਆਂ _ਸਨ। _ਗੀਤ _ਗਾ 
ਰਹੀਆਂ _ ਸਨ। _ ਚਿਤ _ ਵਿਚ _ ਆਨੰਦਿਤ _ ਸਨ।੧੫। 
ਉਛਾਲ ਛੱਟ 


ਇਸਤਰੀਆਂ _ ਗਾਉਂਦੀਆਂ _ ਸਨ। _ ਤਾਲੀਆਂ _ ਵਜਾਉਂਦੀਆਂ _ਸਨ। _ ਰਾਜਾ _ਵੇਖ ਰਿਹਾ 
ਸੀ। (ਉਨ੍ਹਾਂ ਨੂੰ) ਸਜਾਵਟ ਦੇ ਸਾਮਾਨ ਦੇ ਰਿਹਾ _ਸੀ।੧੬। (ਉਹ) ਗੀਤ _ਗਾਉਂਦੀਆਂ _ਸਨ। 
ਚਿਤ _ ਵਿਚ _ ਆਨੰਦਿਤ _ਸਨ। _ ਸ਼ੋਭਾ ਸਹਿਤ _ ਸ਼ੋਭਾਇਮਾਨ ਸਨ _ ਅਤੇ _ਲੋਭ ਕਰ ਕੇ 
ਲੋਭਾਇਮਾਨ ਹੋ ਰਹੀਆਂ _ ਸਨ।੧੭। 


(ਰਾਜਾ ਲੋਕ) ਅੱਖਾਂ _ਨਾਲ _ਵੇਖਦੇ _ਸਨ। _(ਮੂੰਹ ਵਿਚੋਂ) _ਬਚਨ _ ਬੋਲਦੇ _ਸਨ। ਛਤ੍ਰੀ 
ਸ਼ੋਭ _ਰਹੇ __ਸਨ। _ਅਸਤ੍ਰਾਂ (ਵਾਲੇ ਸੂਰਮੇ) _ਲੋਭੀ _ਹੋ ਰਹੇ _ਸਨ।੧੮। 

ਹਾਥੀ _ਗਰਜ ਰਹੇ _ਸਨ। _ ਸਾਥੀ _ਸਜ ਰਹੇ _ਸਨ। ਘੋੜੇ _ਕੁਦ _ਰਹੇ _ਸਨ। ਤਾਜੀ 
(ਨਸਲ ਦੇ ਘੋੜੇ) _ਨਚ _ ਰਹੇ _ਸਨ।੧੯। 


ਤਾਲੀਆਂ _ਵਜ ਰਹੀਆਂ _ਸਨ। ਇਸਤਰੀਆਂ _ਨਚ ਰਹੀਆਂ _ਸਨ। _ਗਾਥਾ__ਗਾ__ਰਹੀਆਂ 
ਸਨ। _ ਆਨੰਦ ਸਹਿਤ (ਖੁਸ਼ ਹੋ ਰਹੀਆਂ _ਸਨ)।੨0। ਕੋਇਲ ਵਰਗੇ _ਬੋਲਾਂ ਵਾਲੀਆਂ _ਸਨ, 
ਸੁੰਦਰ ਅੱਖਾਂ ਵਾਲੀਆਂ _ਸਨ, _ਗੀਤ ਗਾਉਂਦੀਆਂ _ਸਨ, _ਚਿਤ ਨੂੰ ਚੁਰਾ _ਲੈਂਦੀਆਂ _ਸਨ।੨੧। 


ਅਪੌਛਰਾ _ਵਰਗੇ ਰੂਪ _ਵਾਲੀਆਂ _ਸਨ। _ ਸੁੰਦਰ _ਕੇਸਾਂ _ਵਾਲੀਆਂ _ਸਨ। _ ਸੁੰਦਰ _ ਨੈਣਾਂ 
ਵਾਲੀਆਂ _ਸਨ। _ਕੋਇਲ ਵਰਗੇ ਬੋਲਾਂ _ਵਾਲੀਆਂ _ਸਨ।੨੨। _ ਅਦਭੁਤ _ਰੂਪ _ ਵਾਲੀਆਂ _ ਸਨ। 
ਹਾਵਾਂ _ਭਾਵਾਂ _ਦੀਆਂ _ਖੂਹ _ਸਨ। _ ਸੁੰਦਰ _ਹਾਸੇ _ ਵਾਲੀਆਂ _ਸਨ। _ ਉੱਚੇ _ਨਕਾਂ _ ਵਾਲੀਆਂ 
ਸਨ।੨੩। 


੧੬੨ 


ਸ੍ਰੀ _ਦਸਮ-ਗ੍ਰੰਥ _ਸਾਹਿਬ 
ਲਖਿ ਦੁਤਿ ਰਾਣੀ। ਲਜਿਤ ਇੰਦ੍ਰਾਣੀ। 
ਸੋਹਤ _ਬਾਲਾ। _ਰਾਗਣ _ਮਾਲਾ। _੨੪। 
ਆੱਹਣਾ ਛੱਟਾ 
ਗਉਰ _ਸਰੂਪ ਮਹਾ _ਛਬਿ ਸੋਹਤ। ਦੇਖਤ ਸੁਰ ਨਰ ਕੋ ਮਨ ਮੋਹਤ। 
ਰੀਝਤ ਤਾਕਿ ਬਡੇ _ਨ੍ਰਿਪ ਐਸੇ। ਸੋਭਹਿੰ ਕਉਨ ਸਕੈ ਕਹਿ _ਤੈਸੇ। ੨੫। 


ਸੁੰਦਰ ਰੂਪ ਮਹਾ ਦੁਤਿ _ਬਾਲੀਯ। _ਪੇਖਤ _ਰੀਝਤ ਬੀਰ _ਰਸਾਲੀਯ। 
ਨਾਚਤ ਭਾਵ ਅਨੇਕ ਤ੍ਰੀਆ _ਕਰਿ। ਦੇਖਤ ਸੋਭਾ ਰੀਝਤ ਸੁਰ ਨਰ। _੨੬। 


ਹਿੰਸਤ ਹੈਵਰ _ਚਿੰਸਤ _ਹਾਥੀ। _ਨਾਚਤ _ਨਾਗਰਿ ਗਾਵਤ _ਗਾਥੀ। 


ਰੀਝਤ ਸੁਰ ਨਰ _ਮੋਹਤ ਰਾਜਾ। _ਦੇਵਤ ਦਾਨ ਤੁਰੰਤ ਸਮਾਜਾ। _੨੭। 


ਗਾਵਤ ਗੀਤਨ ਨਾਚਤ _ਅਪਛਰਾ। _ਰੀਝਤ ਰਾਜਾ _ਖੀਝਤ _ਅਛਰਾ। 
ਬਾਜਤ ਨਾਰਦ _ਬੀਨ _ਰਸਾਲੀ। ਦੇਖਤ ਦੇਵ ਪ੍ਰਭਾਸਤ ਜ੍ਰਾਲੀ। ੨੮। 


ਆਂਜਤ ਅੰਜਨ _ਸਾਜਤ _ਅੰਗਾ। _ਸੋਭਤ ਬਸਤ੍ਰ ਸੁ _ਅੰਗ _ਸੁਰੰਗਾ। 
ਨਾਚਤ _ਅਛੂੀ ਰੀਝਤ _ਰਾਊ। ਚਾਹਤ _ਬਰਬੋ ਕਰਤ _ਉਪਾਊ। _੨੯। 


ਤਤ ਥਈ ਨਾਚੈ ਸੁਰ ਪੁਰ _ਬਾਲਾ। ਰੁਣ ਝੁਣ ਬਾਜੈ ਰੰਗ ਅੰਗ ਮਾਲਾ। 
ਬਨਿ ਬਨਿ ਬੈਠੇ ਜਹ ਤਹ ਰਾਜਾ। ਦੈ ਦੈ ਡਾਰੈ ਤਨ ਮਨ ਸਾਜਾ। ੩0। 


ਜਿਹ ਜਿਹ ਦੇਖਾ ਸੋ ਸੋ ਰੀਝਾ। ਜਿਨ ਨਹੀ ਦੇਖਾ ਤਿਹ ਮਨ ਖੀਝਾ। 
ਕਰਿ ਕਰਿ ਭਾਯ ਤ੍ਰੀਅ ਬਰ ਨਾਚੈ। ਅਤਿਭੁਤਿ ਭਾਐ ਅੰਗ ਅੰਗ ਰਾਚੈ। ੩੧। 


ਤਿਨ ਅਤਿਭੁਤਿ ਗਤਿ ਤਹ ਜਹ _ਠਾਨੀ। ਜਹ ਤਹ _ ਸੋਹੈ ਮੁਨਿ ਮਨਿ ਮਾਨੀ। 
ਤਜਿ ਤਜਿ ਜੋਗੇ ਭਜਿ ਭਜਿ ਆਵੈ। ਲਖਿ ਅਤਿ ਆਭਾ ਜੀਅ ਸੁਖ ਪਾਵੈ। ੩੨। 


ਬ੍ਰਹਮਾ ਅਵਤਾਰ ੧੬੩ 


ਰਾਣੀਆਂ _ਦੀ ਸੁੰਦਰਤਾ ਨੂੰ ਵੇਖ ਕੇ ਇੰਦ੍ਰਾਣੀ ਵੀ _ਲਜਿਤ ਹੋ ਰਹੀ _ਸੀ। _(ਉਹ) 
ਇਸਤਰੀਆਂ _ਇਸ _ ਤਰ੍ਹਾਂ _ਸ਼ੋਭਾਇਮਾਨ _ ਸਨ ਮਾਨੋ ਰਾਗਾਂ ਦੀ _ ਮਾਲਾ _ਹੋਣ।੨੪। 
ਹਾਣ ਛੱਟਾ 

ਗੋਰੀ _(ਪਾਰਬਤੀ) _ਦੇ ਸਰੂਪ ਵਾਲੀਆਂ _ਦੀ _ਛਬੀ _ਬਹੁਤ _ ਸ਼ੋਭਾਸ਼ਾਲੀ _ਸੀ। _ਵੇਖਣ 
`ਤੇ ਦੇਵਤਿਆਂ ਅਤੇ ਮਨੁੱਖਾਂ ਦੇ _ਮਨ ਨੂੰ ਮੋਹ ਲੈਂਦੀਆਂ ਸਨ। (ਉਨ੍ਹਾਂ ਨੂੰ) ਵੇਖ ਕੇ ਵੱਡੇ 
ਰਾਜੇ ਇਸ ਤਰ੍ਹਾਂ ਰੀਝ ਰਹੇ ਸਨ ਕਿ ਉਨ੍ਹਾਂ ਦੀ ਸ਼ੋਭਾ ਦਾ ਵਰਣਨ ਭਲਾ ਕੌਣ ਕਰ ਸਕਦਾ 
ਹੈਂ।੨੫। 


(ਉਹ) ਇਸਤਰੀਆਂ _ਮਹਾਨ _ਸਰੂਪ _ਅਤੇ _ਚਮਕ ਵਾਲੀਆਂ _ਸਨ। (ਉਨ੍ਹਾਂ `ਨੂੰ) ਵੇਖ 
ਕੇ _ਰਸਿਕ ਸੂਰਬੀਰ ਰੀਝ _ਜਾਂਦੇ ਸਨ। ਇਸਤਰੀਆਂ _ਅਨੇਕ _ਹਾਵ-ਭਾਵ _ਕਰ _ਕੇ _ਨਚਦੀਆਂ 
ਸਨ। (ਉਨ੍ਹਾਂ ਦੀ) ਸ਼ੋਭਾ ਨੂੰ ਵੇਖ _ਕੇ ਦੇਵਤੇ ਅਤੇ _ਮਨੁੱਖ _ਰੀਝ _ਰਹੇ _ਸਨ।੨੬। 

ਘੋੜੇ _ਹਿਣਕ ਰਹੇ ਸਨ, _ਹਾਥੀ _ਚਿੰਘਾੜ _ਰਹੇ _ਸਨ। ਇਸਤਰੀਆਂ _(“ਨਾਗਰਿ”) _ਨਚ 
ਰਹੀਆਂ _ਸਨ ਅਤੇ _ਗਾਥਾ _ਗਾ ਰਹੀਆਂ _ਸਨ। (ਉਨ੍ਹਾਂ `ਨੂੰ ਵੇਖ ਕੇ) ਦੇਵਤੇ ਅਤੇ ਮਨੁੱਖ 
ਰੀਝ ਰਹੇਂ _ਸਨ ਅਤੇ ਰਾਜੇ ਮੋਹਿਤ ਹੋ ਰਹੇ _ਸਨ। ਤੁਰਤ ਅਨੇਕ ਤਰ੍ਹਾਂ _ਦੇ _ਸਾਮਾਨ ਦਾ 
ਦਾਨ ਦੇ ਰਹੇ _ਸਨ।੨੭। 
ਅਪੌਛਰਾਵਾਂ _ਗੀਤ _ਗਾ ਰਹੀਆਂ ਸਨ ਅਤੇ _ਨਚ _ਰਹੀਆਂ _ਸਨ। ਰਾਜੇ ਖੁਸ਼ ਹੋ ਰਹੇ 
ਅਤੇ (ਉਨ੍ਹਾਂ ਦੀਆਂ) ਰਾਣੀਆਂ _('ਅਛਰਾ”) ਖਿਝ _ਰਹੀਆਂ _ਸਨ। _ਨਾਰਦ _ਦੀ __ਰਸ-ਭਿੰਨੀ 
ਵਜ ਰਹੀ _ਸੀ। ਦੇਵਤਿਆਂ ਦੇ ਵੇਖਣ ਨਾਲ _ਔੱਗ _ਵਾਂਗ ਮਚ ਰਹੀਆਂ _ਸਨ।੨੮। 


ਡੰ 3 


ਉਤੇ _ਸੁਰੈਗੇ _ਬਸਤ੍ਰ _ਸ਼ੋਭ _ਰਹੇ _ਸਨ। _ਅਪੌਛਰਾਵਾਂ _ਨਚਦੀਆਂ 
ਸਨ 


ਜਿਸ ਜਿਸ ਵੀ (ਉਨ੍ਹਾਂ ਇਸਤਰੀਆਂ ਨੂੰ) ਵੇਖਿਆ ਸੀ, _ਉਹ ਰੀਝ _ਗਏ _ਸਨ 
ਅਤੇ ਜਿਨ੍ਹਾਂ `ਨੇ ਨਹੀਂ ਵੇਖਿਆ, ਉਹ ਮਨ ਵਿਚ ਖਿਝ ਰਹੇ ਸਨ। ਹਾਵ ਭਾਵ ਕਰ ਕੇ ਸੁੰਦਰ 
ਇਸਤਰੀਆਂ _ਨਚਦੀਆਂ _ਸਨ। _ ਅਦਭੁਤ _ਭਾਵ _(ਉਨ੍ਹਾਂ ਦੇ) _ਅੰਗ _ਅੰਗ _ਵਿਚ _ਰਚੇ ਹੋਏ 
ਸਨ।੩੧। 
ਉਨ੍ਹਾਂ ਦੀ ਅਦਭੁਤ _ਗਤੀ ਜਿਥੇ _ਕਿਥੇ ਸਥਿਰ ਹੋ ਰਹੀ _ਸੀ। ਜਿਥੇ _ਕਿਥੇ _ਉਹ 


ਸੁਸ਼ੋਭਿਤ _ਸਨ ਅਤੇ _ਮੁਨੀਆਂ ਦੇ ਮਨ ਵਿਚ ਇਹ ਗੱਲ ਭਾ ਗਈ _ਸੀ। (ਫਲਸਰੂਪ _ਮੁਨੀ 
ਲੋਕ) ਜੋਗ ਨੂੰ ਛਡ ਛਡ ਕੇ (ਉਥੇ) ਭਜੇ ਆ ਰਹੇ ਸਨ। ਬਹੁਤ ਵੱਡੀ ਚਮਕ _ਦਮਕ ਨੂੰ 
ਵੇਖ ਕੇ ਮਨ ਵਿਚ ਸੁਖ ਪ੍ਰਾਪਤ ਕਰਦੇ _ਸਨ।੩੨। 


੧੬੪ 


ਸੀ _ਦਸਮ-ਗ੍ਰੰਥ _ਸਾਹਿਬ 


ਬਨਿ ਬਨਿ ਬੈਠੇ ਜਹ ਤਹ ਰਾਜਾ। ਜਹ ਤਹ _ਸੋਭੈ ਸਭ ਸੁਭ ਸਾਜਾ। 
ਜਹ ਤਹ ਦੇਖੈ ਗੁਨਿ ਗਨ ਫੂਲੇ। ਮੁਨਿ ਮਨਿ ਛਬਿ ਲਖਿ ਤਨ ਮਨ ਭੂਲੇ। ੩੩। 


"ਤਤ ਬਿਤ ਘਨ ਮੁਖਰਸ ਸਬ” ਬਾਜੈ। ਸੁਨਿ ਮਨ ਰਾਗੈ ਗੁਨਿ ਗਨ ਲਾਜੈ। 
ਜਹ ਤਹ ਗਿਰ ਗੇ ਰਿਝਿ ਰਿਝਿ ਐਸੇ। ਜਨੁ ਭਟ ਜੂਝੇ ਰਣ ਬ੍ਰਿਣ ਕੈਸੇ। ੩੪। 


ਬਨਿ ਬਨਿ ਫੂਲੇ ਜਨੁ ਬਰ ਫੂਲੰ। ਤਨੁ ਬਰੁ ਸੋਭੇ ਜਨੁ ਧਰ ਮੂਲੈ। 
ਜਹੈ ਤਹੈ ਝੂਲੇ ਮਦ ਮਤ ਰਾਜਾ। ਜਨੁ ਮੁਰਿ ਬੋਲੈ ਸੁਨ ਘਨ ਗਾਜਾ। _੩੫। 


ਪਾਧਰਾਂ ਛੰਟ 


ਜਹ ਤਹ _ਬਿਲੋਕਿ ਸੋਭਾ _ਅਪਾਰ। _ਬਨਿ _ਬੈਠਿ ਸਰਬ _ਰਾਜਾਧਿਕਾਰ। 
ਇਹ ਭਾਤਿ ਕਹੈ ਨਹੀ ਪਰਤ ਬੈਨ। ਲਖਿ ਨੈਨ ਰੂਪਿ ਰੀਝੰਤ ਨੈਨ। ੩੬। 


ਅਵਿਲੋਕਿ _ਨਾਚਿ ਐਸੋ _ਸੁਰੰਗ। ਸਰ _ਤਾਨਿ ਨ੍ਰਿਪਨ _ਮਾਰਤ _ਅਨੰਗ। 
ਸੋਭਾ ਅਪਾਰ ਬਰਣੀ ਨ ਜਾਇ। _ਰੀਝੇ ਅਵਿਲੋਕਿ ਰਾਨਾ ਰੁ _ਰਾਇ। ੩੭। 


ਆਗਮ ਬਸੰਤ ਜਨੁ ਭਇਓ ਆਜ। ਇਹ _ਭਾਤਿ ਸਰਬ ਦੇਖੈ _ਸਮਾਜ। 
ਰਾਜਾਧਿਰਾਜ ਬਨਿ ਬੈਠ _ਐਸ। ਤਿਨ ਕੇ ਸਮਾਨ ਨਹੀ ਇੰਦੂ ਹੈਸ। ੩੮। 


ਇਕ ਮਾਸ ਲਾਗ ਤਹ ਭਇਓ ਨਾਚ। ਬਿਨ ਪੀਐ ਕੈਫ ਕੋਊ ਨ ਬਾਚ। 
ਜਹ ਜਹ ਬਿਲੋਕਿ ਆਭਾ ਅਪਾਰ। ਤਹ ਤਹ ਸੁ ਰਾਜ ਰਾਜਨ ਕੁਮਾਰ। ੩੯। 


ਲੈ ਸੰਗ ਤਾਸ ਸਾਰਸੂਤਿ ਆਪ। ਜਿਹ ਕੋ _ਜਪੰਤ ਸਭ ਜਗਤ ਜਾਪ। 
ਨਿਰਖੋ ਕੁਮਾਰ ਇਹ ਸਿੰਧ ਰਾਜ। ਜਾ_ਕੀ ਸਮਾਨ ਨਹੀ ਇੰਦੂ ਸਾਜ। 80। 


ਅਵਿਲੋਕ ਸਿੰਧ ਰਾਜਾ _ਕੁਮਾਰ। ਨਹੀ ਤਾਸ ਚਿਤ _ਕਿਨੋ _ਸਮੁਰ। 
ਤਿਹ ਛਾਡਿ ਪਾਛ ਆਗੈ ਚਲੀਸੁ। ਜਨੁ ਸਰਬ ਸੋਭ ਕਹੁ _ਲੀਲ ਲੀਸੁ। ੪੧ 


ਪੁਨਿ ਕਹੈ _ਤਾਸ ਸਾਰਸੂਤੀ ਬੈਨ। ਇਹ _ਪਸਚਮੇਸ ਅਬ ਦੇਖ ਨੈਨਿ। 
ਅਵਿਲੋਕਿ ਰੂਪ ਤਾ ਕੋ _ਅਪਾਰ। ਨਹੀ ਮਧਿ ਚਿਤਿ ਆਨਿਓ ਕੁਮਾਰ। ੪੨। 


੧. 'ਤਤ ਛਿਨ _ਘਨਸੁਰ ਸੋ_ਸਭ” 


ਬ੍ਰਹਮਾ ਅਵਤਾਰ ੧੬੫ 


ਕੇ ਬੈਠੇ ਸਨ ਅਤੇ ਜਿਥੇ _ਕਿਥੇ ਸਾਰੇ ਸ਼ੁਭ _ਸਾਜ 
ਕਿਥੇ ਵੇਖਦੇ ਸਨ (ਤਾਂ ਉਹ ਆਪਣੇ) ਸਾਰੇ ਗੁਣਾਂ 
ਵਿਚ ਫੁਲ ਜਾਂਦੇ ਸਨ। (ਉਥੋਂ ਦੀ) ਛਬੀ ਨੂੰ ਵੇਖ ਕੇ ਮੁਨੀ (ਲੋਗ ਆਪਣੇ) ਮਨ ਤੋਂ ਤਨ 


ਮਨ ਨੂੰ ਭੁਲ ਜਾਂਦੇ _ਸਨ।੩੩। 

ਤਤ, _ਬਿਤ, _ਘਨ, _ਮੁਖਰਸ ਆਦਿ _ਸਭ _ (ਸ਼ਬਦ) ਵਜਦੇ _ਸਨ। (ਜਿਨ੍ਹਾਂ ਨੂੰ) ਸੁਣ 
ਕੇ ਗੁਣੀ ਰਾਗੀ ਲੋਕਾਂ _ਦੇ ਮਨ _ਲਜਾਵਾਨ ਹੋ ਜਾਂਦੇ _ਸਨ। ਜਿਥੇ _ਕਿਥੇ _ਰੀਝ _ਰੀਝ ਕੇ 
ਇਸ ਤਰ੍ਹਾਂ ਡਿਗ ਪਏ ਸਨ, ਮਾਨੋ _ਰਣ-ਭੂਮੀ ਵਿਚ ਯੋਧੇ ਕਿਸੇ ਤਰ੍ਹਾਂ ਘਾਇਲ ਹੋਕੇ 
ਪਏ _ਹੌਣ।੩੪। 

(ਉਥੇ ਬੈਠੇ ਰਾਜੇ) ਮਾਨੋ ਬਨ ਬਨ ਵਿਚ ਖਿੜੇ ਹੋਏ ਫੁਲ ਹੋਣ ਅਤੇ ਉਨ੍ਹਾਂ ਦੇ ਸ਼ਰੀਰ 
ਇਸ ਤਰ੍ਹਾਂ _ਸ਼ੋਭਾ ਪਾ ਰਹੇ ਸਨ ਮਾਨੋ _(ਫੁਲਦਾਰ ਬੂਟਿਆਂ ਦੀਆਂ) ਜੜ੍ਹਾਂ _ਹੋਣ। _ਜਿਥੇ ਕਿਥੇ 
ਸ਼ਰਾਬ ਨਾਲ ਮਸਤ ਰਾਜੇ _ਝੁਲ ਰਹੇ ਸਨ, ਮਾਨੋ ਬਦਲ ਦੀ ਗਰਜ ਨੂੰ ਸੁਣ ਕੇ ਮੋਰ ਬੋਲ 
ਰਹੇ _ਹੋਣ।੩੫। 
ਪਧਰ ਛੰਦ 


ਜਿਥੇ _ਕਿਥੇ _ਅਪਾਰ ਸ਼ੋਭਾ ਵੇਖੀ ਜਾਂਦੀ ਸੀ। _ਸਭ ਰਾਜਾਂ ਦੇ ਅਧਿਕਾਰੀ (ਅਰਥਾਤ 
ਰਾਜੇ) ਬਣ _ਠਣ ਕੇ ਬੈਠੇ _ਸਨ। ਇਸ ਤਰ੍ਹਾਂ ਦਾ ਵਰਣਨ ਕੀਤਾ ਨਹੀਂ ਜਾ _ਸਕਦਾ। ਅੱਖਾਂ 
ਦੇ ਰੂਪ ਨੂੰ ਵੇਖ ਕੇ ਅੱਖਾਂ ਰੀਝ _ਰਹੀਆਂ _ਸਨ।੩੬। 


ਅਜਿਹੇ ਸੁੰਦਰ ਨਾਚ ਨੂੰ ਵੇਖ ਕੇ ਰਾਜਿਆਂ ਦੇ ਸ਼ਰੀਰ ਵਿਚ ਕਾਮ ਦੇਵ ਨੇ ਤੀਰ 
ਮਾਰਿਆ _ਸੀ। ਸ਼ੋਭਾ ਅਪਾਰ ਸੀ, (ਉਸ ਦਾ) ਵਰਣਨ ਨਹੀਂ _ਕੀਤਾ ਜਾ __ਸਕਦਾ। ਰਾਜੇ 
ਅਤੇ _ਰਾਣੇ (ਰੂਪ ਨੂੰ) _ਵੇਖ _ਕੇ _ਰੀਝ _ਗਏ _ਸਨ।੩੭। 

(ਉਥੋਂ ਦੀ ਸ਼ੋਭਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਜ ਬਸੰਤ ਦਾ ਆਗਮਨ 
ਹੋ ਗਿਆ ਹੋਵੇ। _ਇਸ ਤਰ੍ਹਾਂ _ਨਾਲ _ਰਾਜਿਆਂ ਦਾ ਸਮਾਜ ਵੇਖਿਆ ਜਾ ਰਿਹਾ _ਸੀ। ਰਾਜੇ 
ਮਹਾਰਾਜੇ ਇਸ ਤਰ੍ਹਾਂ ਬਣ _ਠਣ ਕੇ ਬੈਠੇ ਸਨ ਕਿ ਇੰਦਰ ਵੀ ਉਨ੍ਹਾਂ ਵਰਗਾ ਨਹੀਂ _ਹੈ।੩੮। 


। 


ਇਕ ਮਹੀਨੇ ਤਕ _ਉਥੇ _ਨਾਚ _ਹੋਇਆ। ਸ਼ਰਾਬ _ਪੀਣ ਤੋਂ ਬਿਨਾ ਕੋਈ ਵੀ ਬਚ 

ਨਹੀਂ _ਸਕਿਆ। ਜਿਥੇ _ਜਿਥੇ _ਅਪਾਰ ਸ਼ੋਭਾ ਵੇਖੀ ਜਾਂਦੀ ਸੀ, ਉਥੇ _ਉਥੇ ਰਾਜੇ ਅਤੇ ਰਾਜ 
ਕੁਮਾਰ _ਸੁਸਜਿਤ _ਹੋ__ਕੇ ਬੈਠੇ _ਸਨ।੩੯। 

ਜਿਸ ਸਰਸਵਤੀ ਨੂੰ ਸਾਰਾ ਜਗਤ ਜਪਦਾ ਹੈ, ਉਹ ਉਸ (ਰਾਜ ਕੁਮਾਰੀ) ਨੂੰ ਆਪ 

ਦਾ 


ਨਾਲ ਲੈ ਕੇ (ਰਾਜ ਸਭਾ ਵਿਚ ਆਈ)। (ਹੇ ਰਾਜ ਕੁਮਾਰੀ!) ਵੇਖੋ, ਇਹ ਸਿੰਧ ਰਾਜ 
ਕੁਮਾਰ _ਹੈ ਜਿਸ ਦੀ ਸਜਾਵਟ _ ਵਰਗਾ _ ਇੰਦਰ _ਵੀ _ਨਹੀਂ।80। 


ਮਹਤਵ ਨ _ਦਿੱਤਾ। _ਉਸ ਨੂੰ ਪਿਛੇ 
ਨੇ) _ਨਿਗਲ _ ਲਿਆ _ਹੋਵੇ।੪੧। 

ਫਿਰ ਸਰਸਵਤੀ ਨੇ _ਉਸ ਨੂੰ ਬਚਨ _ਕੀਤਾ _ਕਿ ਹੁਣ ਪੱਛਮ _ਦੇ ਰਾਜ (ਕੁਮਾਰ) 
ਨੂੰ ਅੱਖਾਂ ਨਾਲ ਵੇਖੋ। ਉਸ ਦੇ ਅਪਾਰ ਰੂਪ ਨੂੰ ਵੇਖ ਕੇ (ਰਾਜ ਕੁਮਾਰੀ ਨੇ) ਉਸ ਰਾਜ 


ਕੁਮਾਰ ਨੂੰ ਚਿਤ _ਵਿਚ _ਨ _ਲਿਆਉਂਦਾ।੪੨। 


੧੬੬ 


ਚਲੀ ਛੋਡਿ ਤਾ ਕੌ ਤ੍ਰੀਆ ਰਾਜ ਐਸੇ। ਮਨੋ ਪਾਂਡੂ ਪੁਤ੍ਰ ਸਿਰੀ ਰਾਜ ਜੈਸੇ। 
ਖਰੀ ਮਧਿ ਰਾਜਿਸਥਲੀ ਐਸ. ਸੋਹੈ। ਮਨੋ ਜ੍ਰਾਲ ਮਾਲਾ ਮਹਾ _ਮੋਨਿ ਮੋਹੈ। ੪੯। 


ਸੁਭੇ 
ਬਧੇ 


ਗੇ) ਕੈ, 


ਬਡੀ ਬਾਹਨੀ ਸੈਗਿ ਜਾ ਕੇ ਬਿਰਾਜੈ। ਘੁਰੈ ਸੰਗ ਭੇਰੀ ਮਹਾ ਨਾਦ ਬਾਜੈ। 
ਲਖੋ ਰੂਪ ਬੇਸੈ ਮਹਾਨੰ। ਦਿਨੰ ਰੈਣ ਜਾਪੈ ਸਹੈਸੂ _ਭੁਜਾਨੰ। ੫੨। 


ਘੂਰੈ ਦੁੰਦਭੀ ਸੰਖ _ਭੇਰੀ ਅਪਾਰੈ। _ਬਜੈ _ਦਛਨੀ ਸਰਬ _ਬਾਜੰਤ੍ਰ ਸਾਰੈ। 
ਤੁਰੀ ਕਾਨਰੇ ਤੂਰ _ਤਾਨੰ ਤਰੈਗੀ। ਮੁਚੈ ਝਾਝਰੈ ਨਾਇ ਨਾਦੈ ਮ੍ਰਿਦੰਗੈ। ੫੪। 


“ਰਾਜਾਧਿਰਾਜ? 


ਸੀ _ਦਸਮ-ਗ੍ਰੰਥ _ਸਾਹਿਬ 


੭ਹਭਾਰ ਛੰਦ 
ਦੇਖੋ ਕੁਮਾਰ। ਰਾਜਾ _ਜੁਝਾਰ। 
ਸੁਭ ਵਾਰ ਦੇਸ। ਸੁੰਦਰ ਸੁਬੇਸ। ੪੩। 
ਦੇਖਿਓ _ਬਿਚਾਰ। _ਰਾਜਾ _ਅਪਾਰ। 
ਆਨਾ ਨ _ਚਿਤ। ਪਰਮੰ _ਪਵਿਤ। ੪੪੧ 
ਤਬ ਆਗਿ _ਚਾਲ। ਸੁੰਦਰ ਸੁ _ਬਾਲ। 
ਮੁਸਕਿਆਤ ਐਸ। _ਘਨਿ ਬੀਜ _ਜੈਸ। _੪੫। 
ਨ੍ਹਿਪ ਪੇਖਿ ਰੀਝ। ਸੁਰ ਨਾਰ ਖੀਝ। 
ਬਢਿ ਤਾਸ ਜਾਨ। ਘਟ ਆਪ _ਮਾਨ। ੪੬। 
ਸੁੰਦਰ _ਸਰੂਪ। _ਸੌਦਰਜੁ _ਭੂਪ। 
ਸੋਭਾ ਅਪਾਰ। ਸੋਭੈ ਸੁ _ਧਾਰ। ੪੭। 
ਦੇਖੋ ਨਰੇਂਦੂ। ਡਾਢੇ ਮਹੇ'ਦੂ। 
ਮੁਲਤਾਨ _ਰਾਜ। ਰਾਜਾਨ _ਰਾਜ”। ੪੮। 


ਭੁਸ਼ੰਨਾ ਪੁੱਯਾਤ ਛੰਦ 


ਰਾਜਿਸਥਲੀ _ਠਾਢਿ __ਐਸੇ। ਮਨੋ ਚਿਤੁਕਾਰੀ ਲਿਖੀ ਚਿਤ੍ਰ _ਜੈਸੇ। 
ਸੂਰਣ ਕੀ ਕਿੰਕਣੀ ਲਾਲ ਮਾਲੰ। ਸਿਖਾ ਜਾਨ ਸੋਭੇ ਨ੍ਹਿਪੰ ਜਗਿ ਜ੍ਰਾਲੈ। ੫0। 


ਬੈਨ ਸਾਰਸੂਤੀ ਪੇਖਿ ਬਾਲਾ। ਲਖੋ _ਨੈਨਿ ਠਾਂਢੇ ਸਭੈ ਭੂਪ ਆਲਾ। 


ਚਿਤ ਜਉਨੈ ਸੁਈ ਨਾਥ ਕੀਜੈ। ਸੁਨੋ ਪ੍ਰਾਨ ਪਿਆਰੀ ਇਹੈ ਮਾਨਿ ਲੀਜੈ। ੫੧। 


ਮਧਿ ਜਾ ਕੇ ਬਡੋ ਸਿੰਘ ਰਾਜੈ। ਸੁਨੇ ਨਾਦ ਤਾ ਕੋ ਮਹਾ ਪਾਪ ਭਾਜੈ। 
ਪੂਰਬੀਸੈ ਛਿਤੀਸੈ ਮਹਾਨੰ। ਸੁਨੋ ਬੈਨ ਬਾਲਾ ਸੁਰੂਪੰ ਸੁ _ਭਾਨੰ। ੫੩। 


ਬ੍ਰਹਮਾ ਅਵਤਾਰ ੧੬੭ 


੭ਹਭਾਰ ਛੰਦ 


(ਇਸ) ਰਾਜ ਕੁਮਾਰ ਨੂੰ ਵੇਖੋ। ਇਹ ਬਹੁਤ ਸੂਰਮਾ ਹੈ। ਸ਼ੁਭ ਦੇਸ ਵਾਲਾ ਹੈ। ਇਸ 
ਦਾ _ਵੇਸ ਬਹੁਤ _ ਸੁੰਦਰ _ਹੈ।੪੩। _ਵਿਚਾਰ _ਪੂਰਵਕ _(ਰਾਜ _ਕੁਮਾਰੀ ਨੇ) _ਵੇਖਿਆ। _ਉਹ 
ਬਹੁਤ _ਸ੍ਰੇਸ਼ਨ ਰਾਜਾ _ਸੀ। _(ਪਰ ਰਾਜ _ਕੁਮਾਰੀ) ਨੇ ਚਿਤ ਵਿਚ ਨ _ਲਿਆਉਂਦਾ। (ਭਾਵੇਂ 


ਉਹ) ਪਰਮ _ ਪਵਿਤ੍ਰ _ਸੀ।੪੪। 


ਤਦ ਉਹ ਸੁੰਦਰ ਰਾਜ ਕੁਮਾਰੀ ਅਗੇ ਨੂੰ ਚਲ _ਪਈ। (ਉਹ) ਇਸ ਤਰ੍ਹਾਂ ਮੁਸਕਰਾ 
ਰਹੀ ਹੈ, ਜਿਵੇਂ _ਬਦਲ _ਵਿਚ _ਬਿਜਲੀ _ਲਿਸ਼ਕਦੀ _ਹੈ।੪੫। ਰਾਜੇ (ਉਸ ਨੂੰ ) ਵੇਖ ਕੇ 
ਰੀਝ ਰਹੇ ਸਨ, (ਪਰ) ਉਸ ਨੂੰ ਸ੍ਰੇਸ਼ਨ ਸਮਝ ਕੇ ਅਤੇ ਆਪਣੇ ਆਪ ਨੂੰ ਘਟੀਆ ਵਿਚਾਰ 
ਕੇ ਦੇਵਤਿਆਂ ਦੀਆਂ ਇਸਤਰੀਆਂ _ਖਿਝਦੀਆਂ _ ਸਨ।੪੬। 


ਸੁੰਦਰ _ਸਰੂਪ _ਵਾਲਾ _ਅਤੇ _ਸੌਂਦਰਯ _ਯੁਕਤ _ਰਾਜਾ _ਹੈ। _ਜੋ ਅਪਾਰ _ ਸ਼ੋਭਾ _ਵਾਲਾ 
ਹੈ ਅਤੇ ਬਹੁਤ ਫਬ ਰਿਹਾ ਹੈ।੪੭। (ਹੇ ਰਾਜ ਕੁਮਾਰੀ! ਇਸ) ਰਾਜੇ ਨੂੰ ਵੇਖੋ। ਇਹ ਬਹੁਤ 
ਵੱਡਾ ਰਾਜਾ _ਖੜੋਤਾ _ਹੈ। _ਇਹ ਮੁਲਤਾਨ ਦਾ ਰਾਜਾ _ਹੈ _ਅਤੇ ਰਾਜਿਆਂ ਦਾ ਵੀ ਰਾਜਾ 
ਹੰ।੪੮। 


ਭੁਸ਼ੰਨਾ ਪੁਯਤ ਛੰਦ 


(ਉਹ) ਰਾਜ ਕੁਮਾਰੀ ਉਸ ਨੂੰ ਛਡ ਕੇ ਇਸ ਤਰ੍ਹਾਂ ਚਲੀ ਗਈ, ਜਿਸ ਤਰ੍ਹਾਂ _ਮਾਨੋ 
ਪਾਂਡੂ _ ਪੁੱਤਰਾਂ ਨੂੰ _ਰਾਜ ਲੱਛਮੀ _(ਛਡ _ਗਈ _ਹੋਵੇ)। _ਰਾਜਿਆਂ ਦੀ _ਮਜਲਸ _ਵਿਚ _ਖੜੋਤੀ 
ਇਸ ਤਰ੍ਹਾਂ _ਸ਼ੋਭ _ਰਹੀ _ਸੀ, ਮਾਨੋ _ਜਵਾਲਮਾਲਾ (ਦੀਪਕ ਮਾਲਾ) ਮੁਨੀਆਂ ਦੇ ਮਨ ਨੂੰ ਮੋਹ 
ਰਹੀ ਹੋਵੇ।੪੯। 

ਰਾਜਿਆਂ ਦੀ ਸਭਾ ਵਿਚ _ਖੜੋਤੀ ਇਸ ਤਰ੍ਹਾਂ ਸ਼ੋਭਾ ਪਾ ਰਹੀ ਸੀ, ਮਾਨੋ _ਚਿਤਰਕਾਰ 
ਨੇ ਚਿਤਰ _ਬਣਾ ਦਿੱਤਾ ਹੋਵੇ। ਸੋਨੇ _ਦੀ ਮਾਲਾ _ਨਾਲ _ਲਾਲ _ਘੁੰਗਰੀਆਂ _ਬੌਂਧੀਆਂ ਹੋਈਆਂ 
(ਇੰਜ _ਲਗ __ਸਰਹੀਆਂ _ਸਨ) ਮਾਨੋ ਰਾਜਿਆਂ ਰੂਪੀ ਯੱਗ _ਵਿਚ _ ਅਗਨੀ _ਦੀ _ਲਾਟ _ਸ਼ੋਭ 
ਰਹੀ _ਹੋਂਵੇ।੫0। 

ਸਰਸਵਤੀ ਨੇ _ਬਚਨ _ਕੀਤਾ--ਹੇ ਰਾਜ ਕੁਮਾਰੀ! ਔਖਾਂ _ਨਾਲ ਵੇਖੋ, _ਸਭ _ਚੈਗੇ ਤੋਂ 
ਚੰਗੇ ਰਾਜੇ _ਖੜੌਤੇ _ਹਨ। (ਇਨ੍ਹਾਂ ਵਿਚੋਂ) ਜਿਹੜਾ ਤੇਰੇ _ਚਿਤ ਨੂੰ ਚੰਗਾ ਲਗਦਾ ਹੋਵੇ, ਉਸੇ 
ਨੂੰ (ਆਪਣਾ) ਸੁਆਮੀ ਬਣਾ _ਲਵੋ। ਹੇ ਪ੍ਰਾਣ ਪਿਆਰੀ! ਮੇਰੀ ਇਹ (ਗੱਲ) ਮਨ ਲਵੋ।੫੧। 

ਜਿਸ _ਨਾਲ _ਬਹੁਤ _ਵੱਡੀ _ਸੈਨਾ _ਬਿਰਾਜ _ਰਹੀ _ਹੈ _ਅਤੇ _ਸੰਖ _ਤੇ _ਭੇਰੀਆਂ ਗੂੰਜ 
ਰਹੀਆਂ ਹਨ ਅਤੇ ਮਹਾਨ ਨਾਦ _ਵਜ _ਰਹੇ _ਹਨ। (ਇਸ) ਵੱਡੇ ਅਤੇ ਮਹਾਨ ਰਾਜੇ ਦੇ ਰੂਪ 
ਨੂੰ _ਵੇਖੋ। _(ਇਹ) ਦਿਨ _ਰਾਤ _ਸਹਸੂਬਾਹੂ _ (ਹਜ਼ਾਰ _ਭੁਜਾਵਾਂ _ਵਾਲਾ) _ਜਾਪਦਾ _ਹੈ।੫੨। 

ਜਿਸ ਦੇ ਝੰਡੇ ਉਤੇ ਵੱਡੇ ਸ਼ੇਰ ਦਾ ਚਿੰਨ੍ਹ _ਬਿਰਾਜ ਰਿਹਾ _ਹੈ। _ਉਸ ਦੇ _ਸਿੰਘ-ਨਾਦ 
ਸੁਣ ਕੇ ਮਹਾਨ ਪਾਪ ਵੀ ਭਜ ਜਾਂਦਾ ਹੈ। (ਇਸ ਨੂੰ) ਪੂਰਬ ਦਾ ਮਹਾਨ ਰਾਜਾ _ਜਾਣੋ। 
ਰਾਜ _ਕੁਮਾਰੀ! ਸੁਣੋਂ, _(ਇਸ _ਦਾ) ਸਰੂਪ _ਸੂਰਜ _ ਵਰਗਾ _ਹੈ।੫੩। 

ਅਪਾਰ _ਭੇਰੀਆਂ, _ਸੰਖ _ਅਤੇ _ਨਗਾਰੇ _ਗੂੰਜਦੇ _ਹਨ। _ਦੌਖਣ _ਦੇਸ _ਦੇ _ਸਭ ਪ੍ਰਕਾਰ 
ਨਾਦ _ ਹੁੰਦੇ _ਹਨ।੫੪। 


੬47 ॥੨੧੨ 


07 00 


੧੬੮ 


ਸੀ _ਦਸਮ-ਗ੍ਰੰਥ _ਸਾਹਿਬ 


ਹੀਰ ਚੀਰੇ ਸੁ ਬੀਰੈ ਸੁਬਾਹੈ। ਬਡੋ _ਛਤ੍ਰਧਾਰੀ ਸੋ _ਸੋਭਿਓ ਸਿਪਾਹੈ। 
ਪਿੰਗ ਬਾਜੀ ਰਥ _ਜੇਣਿ ਜਾਨੋ। ਤਿਸੈ ਦਛਨੇਸੈ ਹੀਐ ਬਾਲ ਮਾਨੋ। ੫੫। 


ਹੈ, ਤੈ 


ਬਾਹਨੀਸੈ ਨਗੀਸੈ ਨਰੇਸੈ। ਕਈ ਕੇਟਿ ਪਾਤੇ” ਸੁਭੈ ਪਤ੍ਰ _ਭੇਸੈ। 
ਬਧ ਉਧੈ ਗਜੇ ਗੂੜ ਬਾਂਕੋ। ਲਖੋ ਉਤਰੀ ਰਾਜ ਕੈ ਨਾਮ ਤਾ ਕੋ। ੫੬। 


ਤ੍‌ ਕੈ 


ਫਰੀ ਧੋਪ ਪਾਇਕ ਸੁ ਆਗੇ ਉਮੰਗੈ। ਜਿਣੈ ਕੋਟਿ ਬੈਕੈ ਮੁਰੇ ਨਾਹਿ ਅੰਗੈ। 
ਹਰੇ ਬਾਜ ਰਾਜੇ ਕਪੋਤੈ ਪੁਮਾਨੰ। _ਨਹੇ ਸ੍ਯੰਦਨੀ ਇੰਦੂ _ਬਾਜੀ _ਸਮਾਣੈ। ੫੭। 


ਬਡੇ ਸ੍ਰੰਗ ਜਾ ਕੇ ਧਰੇ ਸੂਰ ਸੋਭੈ। ਲਖੇ ਦੈਤ ਕੰਨ੍ਯਾ ਜਿਨੈ ਚਿਤ ਲੋਭੈ। 
ਕਢੇ ਦੰਤ ਪਤੈ ਸਿਰੈ ਕੇਸ ਉਚੋ। ਲਖੇ ਗਰਭਣੀ ਆਣਿ ਕੇ ਗਰਭ ਮੁਚੈ। ੫੮। 


ਲਖੋ ਲੰਕ ਏਸੈ ਨਰੇਮੈ ਸੁ _ਬਾਲੰ। ਸਬੈ ਸੰਗ ਜਾ ਕੈ ਸਬੈ ਲੋਕ ਪਾਲੈ। 
ਲੁਟਿਓ ਏਕ ਬੇਰੈ ਕੁਬੇਰੈ ਭੰਡਾਰੀ। ਜਿਣਿਓ ਇੰਦੂ ਰਾਜਾ ਬਡੋ _ਛਤ੍ੁਧਾਰੀ। ੫੯। 


ਕਹੇ ਜਉਨ ਬਾਲੀ ਨ ਤੇ ਚਿਤ ਆਨੇ। ਜਿਤੇ ਭੂਪ ਭਾਰੀ ਸੁ ਪਾਛੇ ਬਖਾਨੇ। 
ਚਹੁੰ ਓਰ ਰਾਜਾ ਕਹੋ ਨਾਮ ਸੋ_ਭੀ। ਤਜੇ ਭਾਤਿ ਜੈਸੀ ਸਬੈ ਰਾਜ ਓ ਭੀ। ੬0। 


ਲਖੋ ਦਈਤ ਸੈਨਾ ਬਡੀ ਸੈਗਿ ਤਾ ਕੇ। ਸੁਭੈ ਛਤਰ ਧਾਰੀ ਬਡੇ ਸੰਗ ਜਾ_ਕੇ। 
ਧੁਜਾ ਗਿਧ ਉਧੈ ਲਸੈ ਕਾਕ ਪੂਰੈ। ਤਿਸੈ ਪਿਆਲ ਰਾਜਾ ਬਲੀ _ਬ੍ਰਿਧ ਨੂਰੈ। ੬੧। 


ਰਥੈ ਬੇਸਟੈ ਹੀਰ ਚੀਰੈ ਅਪਾਰੋ। ਸੁਭੈ ਸੰਗ ਜਾ ਕੇ ਸਭੇ ਲੋਕ ਪਾਰੈ। 
ਇਹੈ ਇੰਦੂ ਰਾਜਾ ਦੁਰੰ ਦਾਨਵਾਰੈ। ਤਰੀਆ ਤਾਸ _ਚੀਨੋ _ਅਦਿਤਿਆ ਕੁਮਾਰੈ। ੬੨। 


ਨਹੇ ਸਪਤ ਬਾਜੀ ਰਥੈ ਏਕ ਚਕੁੰ। ਮਹਾ ਨਾਗ ਬਧੈ _ਤਪੈ ਤੇਜ ਬਕੁੰ। 
ਮਹਾ _ਉਗੂ ਧੰਨ੍ਹਾ ਸੁ _ਆਜਾਨ ਬਾਹੈ। ਸਹੀ ਚਿਤ ਚੀਨੋ ਤਿਸੈ ਦਿਉਸ ਨਾਹੈ। ੬੩। 


ਬ੍ਰਹਮਾ ਅਵਤਾਰ ੧੬੯ 


ਜਿਸ ਨੇ ਬਸਤੁ _ਉਤੇ ਹੀਰੇ ਬੰਨ੍ਹੇ _ਹੋਏ ਹਨ, _ਉਹ _ਬਲਵਾਨ ਸੂਰਮਾ _ਹੈ। _(ਉਹ) 
ਬਹੁਤ _ਵੱਡਾ _ਛਤ੍ਰਧਾਰੀ ਹੈ ਅਤੇ (ਉਸ _ਨਾਲ) ਸੈਨਾ ਸ਼ੋਭ ਰਹੀ ਹੈ। ਜਿਸ ਦੇ ਰਥ ਨਾਲ 
('ਪਿੰਗ”) ਰੰਗ ਦੇ ਘੋੜੇ ਜੁਤੇ ('ਨਹੇ”) ਹੋਏ ਮਾਲੂਮ ਹੁੰਦੇ ਹਨ, ਹੇ ਰਾਜ ਕੁਮਾਰੀ! ਉਸ 
ਹਿਰਦੇ _ ਵਿਚ _ਦੌਖਣ _ਦਾ ਰਾਜਾ _ ਮੰਨੋ।੫੫। 


(ਜੋ) ਮਹਾਨ ਸੈਨਾ ਦਾ ਸੁਆਮੀ ਹੈ, _ਉਸ ਨੂੰ ਪਹਾੜੀ ਰਾਜਿਆਂ ਦਾ ਰਾਜਾ _ਸਮਝੋਂ। 
ਜਿਸ ਨਾਲ ਕਈ ਕਰੋੜ ਸੈਨਾ ਪੇਤਰਾਂ ਦੇ ਰੂਪ ਵਿਚ ਸ਼ੋਭ ਰਹੀ ਹੈ ਅਤੇ (ਜਿਸ ਦੇ) ਬੜੇ 
ਉੱਚੇ ਸੁੰਦਰ ਹਾਥੀ ਉਤੇ ਧੁਜਾ ਬੰਨ੍ਹੀ ਹੋਈ ਹੈ, ਉਸ ਦਾ ਉੱਤਰੀ ਦੇਸ ਦੇ ਰਾਜੇ ਵਜੋਂ ਨਾਮ 


ਸਮਝ ਲਵੋ ।੫੬। 


0੨੧੨ 1 


ਹੈ, (ਜਿਸ ਦੇ ) ਹਰੇ ਰੰਗ ਦੇ _ਕਬੂਤਰਾਂ ਵਰਗੇ ਸ਼ਾਹੀ ਘੋੜੇ, ਇਦਰ ਦੇ ਰਥ _ਨਾਲ ਜੁਤੇ 


ਜੋ _ਵੋਡੇ ਵੱਡੇ ਸਿੰਗ ਧਾਰਨ ਕਰ ਕੇ ਸੂਰਮੇ ਵਜੋਂ _ਸ਼ੋਭ _ਰਿਹਾ ਹੈ, ਜਿਸ ਨੂੰ ਵੇਖ 
ਕੇ ਦੈਂਤਾਂ ਦੀਆਂ _ਕੈਨਿਆਵਾਂ _ਵੀ _ਲੁਭਾਇਮਾਨ ਹੋ ਜਾਂਦੀਆਂ ਹਨ, ਜਿਸ ਨੇ ਦੰਦਾਂ ਦੀਆਂ 
ਨੂੰ ਵੇਖ _ਕੇ _ਗਰਭਧਾਰੀ ਇਸਤਰੀਆਂ _ਦੇ _ ਗਰਭ _ ਡਿਗ _ ਜਾਂਦੇ _ਹਨ।੫੮। 

ਹੇ ਪਿਆਰੀ ਰਾਜ ਕੁਮਾਰੀ! ਉਸ ਰਾਜੇ ਨੂੰ _'ਲੰਕ-ਪਤੀ” _ਸਮਝੋ। _ਉਸ ਸਾਰੇ 
ਲੋਕ ਪਾਲ ਸ਼ੋਭਾ ਪਾ ਰਹੇ ਹਨ। ਉਸ ਨੇ ਇਕ ਵਾਰ ਕੁਬੇਰ ਦੇ ਖ਼ਜ਼ਾਨੇ ਨੂੰ ਵੀ ਲਿਆ 
ਸੀ। _ਉਸ ਵੱਡੇ ਛਤ੍ੁਧਾਰੀ ਰਾਜੇ ਨੇ (ਇਕ ਵਾਰ) ਇੰਦਰ ਨੂੰ 


ਜਿਹੜੇ _ਰਾਜੇ _ਕਹੇ _ਗਏ _ਹਨ, ਉਨ੍ਹਾਂ ਨੂੰ ਰਾਜ ਕੁਮਾਰੀ ਨੇ _ਚਿਤ ਨਹੀਂ 
ਲਿਆਉਂਦਾ। ਜਿਤਨੇ _ਵੀ ਵੱਡੇ ਵੌਡੇ _ਰਾਜੇ ਸਨ, (ਉਨ੍ਹਾਂ ਬਾਰੇ) _ਪਿਛੇ _ਵਰਣਨ ਆਏ 
ਹਾਂ। ਚੌਹਾਂ ਪਾਸਿਆਂ ਤੋਂ (ਜੋ ਰਾਜੇ ਆਏ ਹਨ) ਉਨ੍ਹਾਂ ਦੇ ਨਾਂ ਵੀ ਕਹਿੰਦਾ ਹਾਂ। ਉਨ੍ਹਾਂ ਰਾਜਿਆਂ 
ਨੂੰ ਵੀ _ਪਹਿਲਿਆਂ ਵਾਂਗ _(ਰਾਜ _ਕੁਮਾਰੀ _ਨੇ) ਛਡ _ਦਿੱਤਾ _ਹੈ।੬0। 

(ਹੇ ਰਾਜ ਕੁਮਾਰੀ!) ਜਿਸ ਨਾਲ ਵੱਡੀ ਦੈਂਤ ਸੈਨਾ ਵੇਖ ਰਹੀ ਹੈ, ਅਤੇ ਜਿਸ _ਨਾਲ 
ਵੱਡੇ ਛਤ੍ੁਧਾਰੀ ਸ਼ੋਭ ਰਹੇ ਹਨ, ਜਿਸ ਦੀ ਉੱਚੀ ਧੁਜਾ ਉਤੇ ਗਿਧ ਅਤੇ ਕਾਂ ਦੇ ਚਿੰਨ੍ਹ ਸ਼ੋਭਾ 
ਪਾ ਰਹੇ ਹਨ, ਉਸ ਨੂੰ ਪਾਤਾਲ ਦਾ ਬਲੀ ਰਾਜਾ ਸਮਝੋ ਜੋ ਬਹੁਤੇ ਵੱਡੇ ਪ੍ਰਤਾਪ ਅਤੇ ਜੋਤਿ 


ਘ 


ਵਾਲਾ _ਹੈ।੬੧। 


ਜਿਸ ਦਾ ਰਥ ਇਕ ਪਹੀਏ ਵਾਲਾ ਹੈ ਅਤੇ ਜਿਸ _ਨਾਲ ਸੌਤ ਘੋੜੇ _ਜੁਤੇ _ਹੋਏ 
ਹਨ, (ਜਿਸ ਦੇ) ਰਥ ਨਾਲ ਵੱਡੇ ਵੱਡੇ ਨਾਗ ਬੰਨ੍ਹੇ ਹੋਏ ਹਨ (ਅਤੇ ਜੋ) ਬਹੁਤ ਵੱਡੇ ਤੇਜ 
ਹੈ, ਉਹ ਬਹੁਤ ਭਿਆਨਕ _ਧਨੁਸ਼ਧਾਰੀ ਹੈ ਅਤੇ _ਉਸ ਦੀਆਂ ਗੋਡਿਆਂ ਤਕ ਲੰਬੀਆਂ 


ਵਾਲਾ ੨ 
ਬਾਂਹਵਾਂ ਹਨ, ਉਸ ਨੂੰ ਚਿਤ ਵਿਚ ਸਹੀ ਕਰ ਕੇ ਸਮਝ _ਲਵੋ ਕਿ _ਉਹ ਸੂਰਜ _ਹੈ।੬੩। 


੧੭0 


ਸੀ _ਦਸਮ-ਗ੍ਰੰਥ _ਸਾਹਿਬ 


ਚੜਿਓ ਏਣ ਰਾਜੈ ਧਰੇ ਬਾਣ ਪਾਣੈ। ਨਿਸਾ ਰਾਜ ਤਾ ਕੋ _ਲਖੋ ਤੇਜ ਮਾਣੈ। 
ਕਰੈ _ਰਸਮਿ ਮਾਲਾ ਉਜਾਲਾ ਪਰਾਨੰ। ਜਪੈ ਰਾਤ _ਦਿਉਸੈ ਸਹੈਸ੍ਹੀ ਭੁਜਾਨੰ। ੬੪। 


ਚੜੇ _ਮਹਿਖੀਸੈ ਸੁਮੇਰ ਜੁ _ਦੀਸੈ। ਮਹਾ ਕੂਰ _ਕਰਮੰ _ਜਿਣਿਓ ਬਾਹ ਬੀਸੈ। 
ਧੁੂਜਾ ਦੰਡ ਜਾ ਕੀ ਪੁਚੰਡੰ ਬਿਰਾਜੈ। ਲਖੇ ਜਾਸ _ਗਰਬੀਨ ਕੋ ਗਰਬ ਭਾਜੈ। ੬੫। 


ਕਹਾ ਲੌ ਬਖਾਨੋ ਬਡੇ ਗਰਬਧਾਰੀ। ਸਬੈ _ਘੇਰਿ ਠਾਢੇ ਜੁਰੀ ਭੀਰ ਭਾਰੀ। 
ਨਚੈ _ਪਾਤਰਾ _ਚਾਤੁਰਾ ਨਿਰਤਕਾਰੀ। _ਉਠੈ _ਝਾਂਝ ਸਬਦੈ ਸੁਨੈ ਲੋਗ _ਧਾਰੀ। ੬੬। 


ਬਡੋ _ਦਿਰਬ ਧਾਰੀ ਬਡੀ ਸੈਨ ਲੀਨੇ। ਬਡੋ _ਦਿਰਬ ਕੋ ਚਿਤ ਮੈ ਗਰਬ ਕੀਨੇ। 
ਚਿਤ ਤਾਸ ਚੀਨੋ ਸਹੀ ਦਿਰਬ ਪਾਲੰ। ਉਠੈ ਜਉਨ ਕੇ ਰੂਪ ਕੀ ਜ੍ਰਾਲ ਮਾਲੰ। ੬੭। 


ਸਭੈ ਭੂਪ ਠਾਢੇ ਜਹਾ ਰਾਜ ਕੈਨਿਆ। ਬਿਥੈ ਭੂ ਤਲੈ ਰੂਪ ਜਾ ਕੇ ਨ ਅੰਨਿਆ। 
ਬਡੇ _ਛਤ੍ਰਧਾਰੀ ਬਡੇ ਗਰਬ _ਕੀਨੇ। ਤਹਾ ਆਨਿ ਠਾਢੇ ਬਡੀ ਸੈਨ ਲੀਨੇ। ੬੮। 


ਨਦੀ ਸੰਗ ਜਾ ਕੇ ਸਬੈ ਰੂਪ ਧਾਰੇ। ਸਬੈ ਸਿੰਧ ਸੈਗੈ ਚੜੇ ਤੇਜ ਵਾਰੇ। 
ਬਡੀ ਕਾਇ ਜਾ ਕੀ ਮਹਾ ਰੂਪ ਸੋਹੈ। ਲਖੇ ਦੇਵ ਕੈਨਿਆਨ ਕੇ ਮਾਨ ਮੋਹੈ। ੬੯। 


। 


ਕਹੋ ਨਾਰ ਤੋ ਕੌ ਇਹੇ ਬਰੁਨ ਰਾਜਾ। ਜਿਸੈ ਪੇਖਿ ਰਾਜਾਨ ਕੋ _ ਮਾਨ _ਭਾਜਾ। 
ਕਹਾ ਲੌ _ਬਖਾਨੋ ਜਿਤੇ ਭੂਪ ਆਏ। ਸਬੈ ਬਾਲ ਕੌ ਲੈ ਭਵਾਨੀ ਬਤਾਏ। ੭0। 


ਸ਼ਵੰਯਾ 
ਆਨਿ ਜੁਰੇ ਨ੍ਰਿਪ ਮੰਡਲ ਜੇਤਿ ਤੇਤ ਸਬੈ ਤਿਨ ਤਾਸ ਦਿਖਾਏ। 
ਦੇਖ ਫਿਰੀ ਚਹੂੰ ਚਕ੍ਹਨ ਕੋ_ਨ੍ਰਿਪ ਰਾਜ ਕੁਮਾਰਿ ਹ੍ਰਿਦੈ ਨਹੀ ਲਿਆਏ। 
ਹਾਰਿ ਪਰਿਓ ਸਭ ਹੀ ਭਟ ਮੰਡਲ ਭੂਪਤਿ ਹੇਰਿ ਦਸਾ ਮੁਰਝਾਏ। 
ਫੂਕ ਭਏ ਮੁਖ ਸੂਕ ਗਏ ਸਬ ਰਾਜ ਕੁਮਾਰਿ ਫਿਰੇ ਘਰਿ ਆਏ। ੭੧। 


ਤਉ ਲਗਿ ਆਨ ਗਏ ਅਜਿਰਾਜ ਸੁ ਰਾਜਨ ਰਾਜ ਬਡੋ ਦਲ ਲੀਨੇ। 
ਅੰਬਰ ਅਨੂਪ ਧਰੇ ਪਸਮੰਬਰ ਸੰਬਰ ਕੇ ਅਰਿ ਕੀ ਛਬਿ ਛੀਨੇ। 


ਬ੍ਰਹਮਾ ਅਵਤਾਰ ੧2੧ 


ਹੌਥ _ਵਿਚ _ਬਾਣ ਧਾਰਨ _ਕਰਨ _ਵਾਲਾ _ਅਤੇ _ਹਿਰਨ _('ਏਣ ਰਾਜੋ”) ਦੀ ਸਵਾਰੀ 
ਵਾਲਾ _ਚੰਦੂਮਾ _ਸਮਝੋ ਜੋ ਬਹੁਤ _ਤੇਜ _ਵਾਲਾ _ਹੈ। _(ਉਹ) ਆਪਣੀਆਂ ਕਿਰਨਾਂ _ਦੇ _ਜਾਲ 
ਨੂੰ ਪ੍ਰਾਣੀਆਂ ਲਈ ਪ੍ਰਕਾਸ਼ਿਤ _ਕਰਦਾ _ਹੈ ਅਤੇ ਜੋ ਰਾਤ _ਦਿਨ ਹਜ਼ਾਰ _ਭੁਜਾਵਾਂ _ਵਾਲੀ 


(ਸ਼ਕਤੀ) _ ਨੂੰ ਜਪਦਾ _ਹੈ।੬੪। 

ਜੋ _ਝੋਟੇ ਉਤੇ ਚੜ੍ਹਿਆ ਹੋਇਆ ਹੈ ਅਤੇ ਸੁਮੇਰ ਪਰਬਤ _ਵਾਂਗ _ਦਿਸਦਾ ਹੈ। _ਉਸ 
ਨੂੰ ਮਹਾਨ ਕਠੋਰ _ਕਰਮ _ਕਰਨ _ਵਾਲਾ _ਅਤੇ _ਵੀਹ _ਬਾਂਹਵਾਂ (ਵਾਲੇ _ਰਾਵਣ ਨੂੰ) ਜਿਤਣ 
ਵਾਲਾ _ਯਮਰਾਜ _ਸਮਝੋਂ। ਜਿਸ _ਦੀ _ਧੁਜਾ ਉਤੇ ਪ੍ਰਚੰਡ ਡੰਡੇ ਦਾ ਚਿੰਨ੍ਹ _ਬਿਰਾਜ ਰਿਹਾ ਹੈ, 
ਜਿਸ _ ਨੂੰ ਵੇਖਣ ਨਾਲ _ ਗਰਬੀਲਿਆਂ _ਦੇ ਹੰਕਾਰ _ਨਸ਼ਟ _ਹੋ__ ਜਾਂਦੇ _ਹਨ।੬੫। 

ਕਿਥੋਂ ਤਕ ਕਹਾਂ ਜੋ ਵੱਡੇ ਹੰਕਾਰ ਵਾਲੇ ਹਨ, ਸਾਰੇ ਘੇਰ ਕੇ ਖੜੋਤੇ ਹੋਏ ਹਨ ਅਤੇ 
ਬਹੁਤ _ਭਾਰੀ _ਭੀੜ _ਜੁੜੀ _ਹੋਈ _ਹੈ। ਚਤੁਰ _ਵੇਸਵਾਵਾਂ ਅਤੇ _ਨਾਚੀਆਂ _(ਨਚਣ _ ਵਾਲੀਆਂ) 
ਦੇ ਨਚਣ ਨਾਲ ਉਨ੍ਹਾਂ ਦੇ ਪੈਰਾਂ ਤੋਂ _ਝੰਕਾਰ ਉਠਦੀ ਹੈ (ਜਿਸ ਨੂੰ) ਸੁਣਨ ਲਈ ਲੋਕੀਂ 
ਬੈਠੇ _ਹੋਏ _ ਹਨ।੬੬। 

ਬਹੁਤ _ਹੀ__ਅਧਿਕ _ਧਨ _ਰਖਣ ਵਾਲੇ _ਨੇ ਬਹੁਤ ਵੱਡੀ ਸੈਨਾ ਨਾਲ ਲਈ ਹੋਈ 
ਹੈ। (ਉਸ ਨੇ) ਚਿਤ ਵਿਚ ਆਪਣੇ ਧਨ ਦਾ ਹੰਕਾਰ ਪਾਲਿਆ ਹੋਇਆ ਹੈ। ਉਸ ਨੂੰ ਚਿਤ 
ਵਿਚ _ਸਹੀ _ਕੁਬੇਰ ਸਮਝੋ __ਜਿਸ 


ਕੇ 

ਇਤਨੇ _ਤਕ ਰਾਜਿਆਂ ਦੇ ਰਾਜੇ ਅਜਰਾਜ (ਆਪਣੀ) ਵੱਡੀ 
ਆ ਗਏ। (ਉਨ੍ਹਾਂ ਨੇ) ਪਸ਼ਮ ਦੇ ਅਨੂਪਮ ਬਸਤ੍ਰ _ਧਾਰਨ ਕੀਤੇ ਹੋਏ ਸਨ ਜੋ 
('ਸੰਬਰ _ਅਰਿ”) ਦੀ ਛਬੀ ਨੂੰ ਵੀ ਹੀਣਾ ਵਿਖਾਉਣ ਵਾਲੇ _ਸਨ। _ਵੰ 


੧੭੨ 


ਸੀ _ਦਸਮ-ਗ੍ਰੰਥ _ਸਾਹਿਬ 


ਬੇਖਨ ਬੇਖ ਚੜੇ ਸੰਗ ਹ੍ਹੋ ਨ੍ਰਿਪ ਹਾਨ ਸਬੈ ਸੁਖ ਧਾਮ ਨਵੀਨੇ। 
ਆਨਿ ਗਏ ਜਰਿਕੰਬਰ ਸੇ ਅੰਬਰ ਸੇ ਨ੍ਰਿਪ ਕੰਬਰ ਕੀਨੇ। ੭੨। 


ਪਾਤਿ ਹੀ ਪਾਤਿ ਬਨਾਇ ਬਡੋ ਦਲ ਢੋਲ ਮਿਰਿਦੰਗ ਸੁਰੰਗ ਬਜਾਇ। 
ਭੂਖਨ _ਚਾਰੁ _ਦਿਪੈ ਸਬ ਅੰਗ _ਬਿਲੋਕਿ ਅਨੰਗ ਪ੍ਰਭਾ ਮੁਰਛਾਏ। 
ਬਾਜਤ _ਚੰਗ ਮਿਰਿਦੰਗ ਉਪੰਗ ਸੁਰੰਗ ਸੁ ਨਾਦ ਸਬੈ ਸੁਨਿ ਪਾਏ। 
ਰੀਝ ਰਹੇ _ਰਿਝਵਾਰ ਸਬੈ _ਲਖਿ ਰੂਪ ਅਨੂਪ ਸਰਾਹਤ ਆਏ। _੭੩। 


ਜੈਸ ਸਰੂਪ ਲਖਿਓ ਅਜਿ ਕੋ ਹਮ ਤੈਸ ਸਰੂਪ ਨ ਅਉਰ ਬਿਚਾਰੇ। 
ਚੰਦਿ ਚਪਿਓ ਲਖਿ ਕੈ ਮੁਖ ਕੀ ਛਬਿ ਛੇਦ ਪਰੇ ਉਰ ਮੈ ਰਿਸ ਮਾਰੇ। 
ਤੇਜ ਸਰੂਪ ਬਿਲੋਕਿ ਕੈ ਪਾਵਕ ਚਿਤਿ _ਚਿਰੀ ਗ੍ਰਹਿ ਅਉਰਨ ਜਾਰੇ। 
ਜੈਸ ਪੂਭਾ ਲਖਿਓ ਅਜਿ ਕੋ ਹਮ ਤੈਸ ਸਰੂਪ ਨ ਭੂਪ ਨਿਹਾਰੇ। ੭੪। 


ਸੁੰਦਰ ਜੁਆਨ ਸਰੂਪ ਮਹਾਨ ਪ੍ਰਧਾਨ ਚਹੁੰ ਚਕ ਮੈ ਹਮ ਜਾਨਿਓ। 
ਭਾਨੁ ਸਮਾਨ ਪੁਭਾ ਨ ਪ੍ਰਮਾਨ ਕਿ ਰਾਵ ਕਿ _ਰਾਨ ਮਹਾਨ _ਬਖਾਨਿਓ। 
ਦੇਵ ਅਦੇਵ _ਚਕੇ ਅਪਨੇ ਚਿਤਿ _ਚੰਦ ਸਰੂਪ _ਨਿਸਾ _ਪਹਿਚਾਨਿਓ। 
ਦਿਉਸ ਕੈ _ਭਾਨੁ _ਮੁਨਿਓ ਭਗਵਾਨ ਪਛਾਨ _ਮਨੈ _ਘਨ _ਮੋਰਨ _ਮਾਨਿਓ। ੭੫। 


ਬੋਲਿ ਉਠੇ _ਪਿਕ ਜਾਨ ਬਸੰਤ _ਚਕੋਰਨ ਚੰਦ ਸਰੂਪ _ਬਖਾਨਿਓ। 

ਸਾਂਤਿ _ਸੁਭਾਵ ਲਖਿਓ _ਸਭ _ਸਾਧਨ _ਜੋਧਨ ਕ੍ਰੋਧ ਪ੍ਰਤਛ _ਪ੍ਰਮਾਨਿਓ। 
ਬਾਲਨ _ਬਾਲ _ਸੁਭਾਵ _ਲਖਿਓ ਤਿਹ ਸਤ੍ਰਨ ਕਾਲ ਸਰੂਪ _ਪਛਾਨਿਓ। 
ਦੇਵਲ ਦੇਵ _ਅਦੇਵਨ ਕੈ ਸਿਵ ਰਾਜਨ _ਰਾਜਿ _ਬਡੋਂ ਜੀਅ _ਜਾਨਿਓ। _੭੬। 


ਸਾਧਨ _ਸਿਧ _ਸਰੂਪ _ਲਖਿਓ _ਤਿਹ _ਸਤ੍ਰਨ _ਸਤ੍ਹ _ਸਮਾਨ _ਬਸੇਖਿਓ। 
ਚੋਰਨ ਭੋਰ _ਕਰੋਰਨ ਮੋਰਨ ਤਾਸੁ ਸਹੀ ਘਨ ਕੈ ਅਵਿਰੇਖਿਓ। 
ਕਾਮ ਸਰੂਪ _ਸਭੈ ਪੁਰ ਨਾਰਨ ਸੰਭੂ ਸਮਾਨ ਸਬੂ ਗਨ _ਦੇਖਿਓ। 
ਸੀਪ ਸ੍ਰਾਂਤਿ ਕੀ ਬੂੰਦ ਤਿਸੈ ਕਰਿ ਰਾਜਨ ਰਾਜ ਬਡੋ ਤਿਹ ਪੇਖਿਓ। ੭੭। 


ਕੰਬਰ ਜਿਉ _ਜਰਿਕੰਬਰ ਕੀ _ਢਿਗ ਤਿਉ ਅਵਿਨੰਬਰ ਤੀਰ ਸੁਹਾਏ। 
ਨਾਕ ਲਖੇ ਰਿਸ ਮਾਨ ਸੂਆ ਮਨ ਨੈਨ ਦੋਊ ਲਖਿ ਏਣ ਲਜਾਏ। 


ਬ੍ਰਹਮਾ ਅਵਤਾਰ ੧੭੩ 


ਵਾਲੇ (ਜੋ ਯੋਧੇ) ਰਾਜੇ ਦੇ ਨਾਲ ਚੜ੍ਹੇ ਹੋਏ ਆਏ ਸਨ, _ਉਹ ਸਾਰੇ (ਰਾਜੇ ਦੇ) ਹਾਣ ਦੇ 
ਨੌਜਵਾਨ ਅਤੇ _ਸੁਖ _ਦੇ _ਧਾਮ _ਸਨ। ਜ਼ਰੀ ਦੇ ਕਪੜੇ _ਵਰਗੇ (ਸੋਹਣੇ) ਰਾਜਾ ਅਜ ਆ 
ਗਏ _ (ਅਤੇ ਉਨ੍ਹਾਂ _ਦੇ _ਆਣ ਨਾਲ _ ਸਾਧਾਰਨ) _ ਕਪੜਿਆਂ _ਵਰਗੇ _ਰਾਜੇ _ਕੰਬਲਾਂ _ਵਰਗੇ 
ਹੋ ਗਏ।੭੨। 


ਸਭ ਸੁਣ ਰਹੇ _ਸਨ। ਸਾਰੇ _ਰੀਝ ਵਾਲੇ ਰਾਜੇ (ਅਜ ਰਾਜੇ) ਨੂੰ `ਵੇਖ ਕੇ ਰੀਝ 


ਸਨ ਅਤੇ ਉਸ ਦੇ ਅਨੂਪਮ ਰੂਪ ਨੂੰ ਸਲਾਹੁੰਦੇ ਆ ਰਹੇ __ਸਨ।੭੩। 


ਜਿਸ ਤਰ੍ਹਾਂ ਦਾ _ਅਜ ਰਾਜੇ ਦਾ ਸਰੂਪ _ਵੇਖਿਆ ਹੈ, _ਉਸ ਤਰ੍ਹਾਂ ਦਾ ਸਰੂਪ _ਕਿਸੇ 
ਹੋਰ ਦਾ ਨਹੀਂ ਵਿਚਾਰਿਆ। (ਅਜ ਰਾਜੇ ਦੇ) ਮੁਖ ਦੀ ਛਬੀ ਨੂੰ ਵੇਖ ਕੇ ਚੰਦਰਮਾ ਖਿਝ 
ਰਿਹਾ ਹੈ ਅਤੇ ਕ੍ਰੋਧ ਦੇ ਮਾਰੇ ਉਸ ਦੀ ਛਾਤੀ ਵਿਚ ਛੇਕ ਹੋ ਗਿਆ ਹੈ। (ਰਾਜੇ ਦੇ) ਤੇਜ 
ਨੂੰ ਵੇਖ ਕੇ ਔਗ ਵੀ ਚਿਤ ਵਿਚ ਚਿੜ੍ਹ ਗਈ ਹੈ ਅਤੇ ਹੋਰਨਾਂ ਦੇ ਘਰਾਂ ਨੂੰ ਸਾੜ _ਰਹੀ 
ਹੈ। ਜਿਸ ਤਰ੍ਹਾਂ ਦੀ ਸੁੰਦਰਤਾ _('ਪ੍ਰਭਾ`) ਅਜ ਰਾਜੇ _ਦੀ ਵੇਖੀ ਹੈ, ਉਸ ਤਰ੍ਹਾਂ ਦੇ ਸਰੂਪ 


ਦਾ ਅਸੀਂ (ਕੋਈ ਹੋਰ) ਰਾਜਾ ਨਹੀਂ _ਵੇਖਿਆ।੭੪। 


ਜਾਂਦਾ ਹੈ। ਦੇਵਤੇ ਅਤੇ ਦੈੱਤ ਆਪਣੇ ਮਨ _ਵਿਚ ਹੈਰਾਨ ਹੋ ਰਹੇ _ਹਨ। ਰਾਤ ਨੇ (ਉਸ 
ਨੂੰ) ਚੰਦੂਮਾ ਦੇ ਰੂਪ ਵਿਚ ਪਛਾਣਿਆ ਹੈ। ਦਿਨ ਨੇ ਸੂਰਜ ਕਰ ਕੇ, _ਮੁਨੀਆਂ ਨੇ _ਭਗਵਾਨ 
ਵਜੋਂ ਪਛਾਣਿਆ ਹੈ ਅਤੇ ਮੋਰਾਂ ਨੇ _ਮਨ ਵਿਚ _ਬਦਲ ਕਰ _ਕੇ ਮੰਨਿਆ ਹੈ।੭੫। 
ਕੋਇਲ _ਬਸੰਤ ਰੁਤ ਜਾਣ ਕੇ ਬੋਲ ਪਈ ਹੈ ਅਤੇ ਚਕੋਰਾਂ ਨੇ ਚੰਦੂ - ਸਰੂਪ _ਦਾ 
ਵਰਣਨ ਕੀਤਾ ਹੈ। ਸਾਰਿਆਂ ਸਾਧਾਂ _ਨੇ ਸ਼ਾਂਤਿ ਵਾਲੇ ਸੁਭਾ ਵਾਲਾ ਮੰਨਿਆ ਹੈ ਅਤੇ ਯੋਧਿਆਂ 
ਨੇ ਪ੍ਰਤਖ ਕ੍ਰੋਧ ਸਮਝਿਆ ਹੈ। _ਬਾਲਕਾਂ ਨੇ _ਬਾਲ ਸੁਭਾ ਕਰ ਕੇ ਜਾਣਿਆ ਹੈ ਅਤੇ ਵੈਰੀਆਂ 


ਸਾਧਾਂ _ਨੇ ਸਿੱਧ ਸਰੂਪ ਵਿਚ ਵੇਖਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਵਿਸ਼ੇਸ਼ ਵੈਰੀ 


ਦੇ ਰੂਪ ਵਿਚ ਜਾਣਿਆ ਹੈ। ਚੋਰਾਂ ਨੇ ਪੁਭਾਤ ਦੇ ਸਮੇਂ ਵਜੋਂ ਅਤੇ ਕਰੋੜਾਂ _ਮੋਰਾਂ ਨੇ _ਉਸ 
ਨੂੰ ਸਹੀ ਕਾਲੇ _ਬਦਲ _ਵਜੋਂ ਵਿਚਾਰਿਆ ਹੈ। _ਸ਼ਹਿਰ ਦੀਆਂ ਸਾਰੀਆਂ ਨਾਰੀਆਂ ਨੇ _ਕਾਮ 
ਦੇ ਰੂਪ ਵਿਚ ਅਤੇ ਸਾਰਿਆਂ ਗਣਾਂ ਨੇ ਸ਼ਿਵ ('ਸੈਭ) ਦੇ ਸਮਾਨ ਵੇਖਿਆ ਹੈ। ਸਿੱਪ ਨੇ 
ਉਸ ਨੂੰ ਸ੍ਹਾਂਤੀ ਬੂੰਦ ਕਰ ਕੇ ਅਤੇ ਰਾਜਿਆਂ ਨੇ ਵੱਡਾ ਰਾਜਾ _ਕਰ _ਕੇ _ਤਕਿਆ _ਹੈ।੭੭। 


ਕੰਬਲ _ਜਿਵੇਂ _ਪਸ਼ਮੀਨੇ _ਦੀ ਸ਼ਾਲ _ਕੋਲ (ਪਿਆ ਲਗਦਾ ਹੈ), ਉਸੇ ਤਰ੍ਹਾਂ _(ਚੇਗੇ 
ਚੰਗੇ) ਰਾਜੇ (ਅਜ ਰਾਜੇ ਦੇ) ਕੋਲ ਬੈਠੇ ਲਗਦੇ _ਸਨ। _(ਅਜ ਰਾਜੇ ਦੀ) ਨਕ ਨੂੰ ਵੇਖ 


ਕੇ ਤੋਤਾ ਮਨ ਵਿਚ ਗੁੱਸਾ ਕਰਦਾ ਹੈ ਅਤੇ ਦੋਹਾਂ ਨੈਣਾਂ ਨੂੰ ਵੇਖ ਕੇ ਹਿਰਨ ('ਏਣ”) ਲਜਾ 


੧੭੪ 


ਸੀ _ਦਸਮ-ਗ੍ਰੰਥ _ਸਾਹਿਬ 


ਪੇਖਿ ਗੁਲਾਬ ਸਰਾਬ _ਪੀਐ ਜਨੁ ਪੇਖਤ ਅੰਗ _ਅਨੰਗ _ਰਿਸਾਏ। 
ਕੰਠ ਕਪੌਤ ਕਟੂ ਪਰ ਕੇਹਰ ਰੋਸ ਰਸੇ ਗ੍ਰਿਹ ਭੂਲਿ ਨ ਆਏ। ੭੮। 


ਪੇਖਿ ਸਰੂਪ ਸਿਰਾਤ ਨ ਲੋਚਨ ਘੂਟਤ ਹੈ ਜਨੁ ਘੂਟ ਅਮੀ ਕੇ। 
ਗਾਵਤ ਗੀਤ _ਬਜਾਵਤ ਤਾਲ _ਬਤਾਵਤ ਹੈ ਜਨੋ ਆਛਰ ਹੀ _ਕੇ। 
ਭਾਵਤ ਨਾਰਿ ਸੁਹਾਵਤ ਗਾਰ _ਦਿਵਾਵਤ ਹੈ ਭਰਿ ਆਨੰਦ ਜੀ _ਕੇ। 
ਤੂ ਸੁ ਕੁਮਾਰ ਰਚੀ ਕਰਤਾਰ ਕਹੈ ਅਬਿਚਾਰ ਤ੍ਰੀਆ ਬਰ _ਨੀਕੇ। ੭੯। 


ਦੇਖਤ ਰੂਪ _ਸਿਰਾਤ ਨ ਲੋਚਨ ਪੇਖਿ ਛਕੀ ਪੀਅ ਕੀ ਛਬਿ ਨਾਰੀ। 
ਗਾਵਤ ਗੀਤ _ਬਜਾਵਤ ਢੋਲ ਮਿਦੰਗ ਮੁਚੰਗਨ ਕੀ ਧੁਨਿ _ਭਾਰੀ। 
ਆਵਤ ਜਾਤ _ਜਿਤੀ ਪੁਰ ਨਾਗਰ _ਗਾਗਰਿ _ਡਾਰਿ _ਲਖੈ _ਦੁਤਿ _ਭਾਰੀ। 
ਰਾਜ ਕਰੋ ਤਬ ਲੌ ਜਬ ਲੌ ਮਹਿ ਜਉ ਲਗ ਗੰਗ ਬਹੈ ਜਮੁਨਾ ਰੀ। ੮0। 


ਜਉਨ ਪ੍ਰਭਾ _ਅਜਿ ਰਾਜ ਕੀ ਰਾਜਤ ਸੋ ਕਹਿ ਕੈ ਕਿਹ ਭਾਤਿ ਗਨਾਊ। 
ਜਉਨ ਪੂਭਾ ਕਬਿ ਦੇਤ ਸਬੈ ਜੋ ਪੈ ਤਾਸ ਕਹੋ ਜੀਅ ਬੀਚ ਲਜਾਊ। 
ਹਉ ਚਹੂੰ ਓਰ ਫਿਰਿਓ ਬਸੁਧਾ ਛਬਿ ਅੰਗਨ ਕੀਨ ਕਹੂੰ ਕੋਈ ਪਾਊ। 
ਲੇਖਨ ਊਖ ਹ੍ਹੈ ਜਾਤ ਲਿਖੋ _ਛਬਿ ਆਨਨ ਤੇ ਕਿਮਿ ਭਾਖਿ ਸੁਨਾਊ। ੮੧। 


ਨੈਨਨ ਬਾਨ ਚਹੂੰ ਦਿਸ ਮਾਰਤ ਘਾਇਲ ਕੈ ਪੁਰ _ਬਾਸਨ ਡਾਰੀ। 
ਸਾਰਸੂਤੀ ਨ ਸਕੈ ਕਹਿ ਰੂਪ _ਸਿੰਗਾਰ ਕਹੈ ਮਤਿ ਕਉਨ ਬਿਚਾਰੀ। 
ਕੋਕਿਲ ਕੈਠਿ ਹਰਿਓ ਨ੍ਰਿਪ ਨਾਇਕ ਛੀਨ ਕਪੋਤ ਕੀ ਗ੍ਰੀਵ ਅਨਿਆਰੀ। 
ਰੀਝ _ਗਿਰੇ ਨਰ ਨਾਰਿ ਧਰਾ ਪਰ ਘੂਮਤਿ ਹੈ ਜਨੁ ਘਾਇਲ ਭਾਰੀ। ੮੨। 


ਦਹਾਰਾ” 
ਨਿਰਖਿ ਰੂਪ ਅਜਿ ਰਾਜ ਕੋ ਰੀਝ ਰਹੇ ਨਰ ਨਾਰਿ। 
ਇੰਦੂ ਕਿ ਚੰਦੂ ਕਿ ਸੂਰ ਇਹਿ ਇਹ ਬਿਧਿ ਕਰਤ ਬਿਚਾਰ। ੮੩। 


ਬ੍ਰਹਮਾ ਅਵਤਾਰ ੧੭੫ 


ਗਿਆ ਹੋਵੇ ਅਤੇ ਅੰਗਾਂ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਕੋੋਧ `_ਕਰ 
ਹੋ ਕੇ ਨਹ 


(ਜਦੋਂ) _ਘੁਟਦੀਆਂ _ਹਨ (ਤਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਮ੍ਰਿਤ ਦੇ ਘੁਟ ਪੀ _ਰਹੀਆਂ 
ਹੋਣ। _(ਸੁੰਦਰ ਇਸਤਰੀਆਂ) _ਗੀਤ _ ਗਾਉਂਦੀਆਂ _ਹਨ, _ਤਾਲੀਆਂ _ਵਜਾਉਂਦੀਆਂ _ਹਨ, _(ਇੰਜ 
ਲਗਦਾ _ਹੈ) ਮਾਨੋ (ਉਨ੍ਹਾਂ ਦੇ _ਬੋਲ) _ਹਿਰਦੇ ਦੇ _ਔਖਰ _ਹੀ__ਕਹਿ ਰਹੇ __ਹੋਣ। ਨਾਰੀਆਂ 
ਚੈਗੀਆਂ ਲਗਦੀਆਂ _ਹਨ _ ਅਤੇ _ਹਿਰਦੇ _ਵਿਚ _ਆਨੰਦਿਤ ਹੋ ਕੇ _ਗਾਲੀਆਂ ਦਿੰਦੀਆਂ _ਹਨ। 
ਮੰਦਰ ਇਸਤਰੀਆਂ ਪੂਰੀ ਤਰ੍ਹਾਂ ਵਿਚਾਰ ਕੇ _ਕਹਿ _ਰਹੀਆਂ ਹਨ ਕਿ ਹੇ ਕੁਮਾਰੀ! ਤੈਨੂੰ 


ਤਾ = ਉਰ ੨ ੨ 


(ਅਜ ਰਾਜੇ ਦੇ) ਸਰੂਪ ਨੂੰ ਵੇਖ ਕੇ ਅੱਖਾਂ ਤ੍ਰਿਪਤ ('ਸਿਰਾਤ') ਨਹੀਂ ਹੁੰਦੀਆਂ ਅਤੇ 


ਕਰਤਾਰ ਨੇ _(ਅਜ ਰਾਜੇ ਲਈ ਹੀ) ਰਚਿਆ _ਹੈ।੭੯। 
ਰੂਪ ਨੂੰ ਵੇਖ ਕੇ ਅੱਖਾਂ ਰਜਦੀਆਂ ਨਹੀਂ, ਪ੍ਰਿਯ _(ਅਜ ਰਾਜਾ) ਦੀ _ਛਬੀ ਨੂੰ ਵੇਖ 


ਕੇ ਨਾਰੀਆਂ ਮਸਤ _ਹੋ__ਗਈਆਂ _ਹਨ। _ ਗੀਤ _ਗਾਉਂਦੀਆਂ _ਹਨ; ਢੋਲ, _ਮਿਰਿਦੰਗ, _ਮੁਚੰਗ 
ਆਦਿ _ਦੀ ਭਾਰੀ _ਧੁਨ ਗੂੰਜ _ਰਹੀ _ਹੈ। _ਜਿਤਨੀਆਂ _ਵੀ _ਨਗਰ _ਦੀਆਂ _ ਇਸਤਰੀਆਂ 
ਆਉਂਦੀਆਂ _ ਜਾਂਦੀਆਂ _ਹਨ _ਅਤੇ _ਗਾਗਰਾਂ ਨੂੰ ਸੁਟ ਕੇ _(ਅਜ ਰਾਜੇ ਦੀ) ਸੁੰਦਰਤਾ ਨੂੰ 


ਵੇਖਦੀਆਂ _ਹਨ। (ਅਤੇ ਅਸੀਸ ਦਿੰਦੀਆਂ ਹਨ ਕਿ) ਤਦ ਤਕ ਰਾਜ ਕਰੋ ਜਦ ਤਕ ਧਰਤੀ 
ਇਨੀ ਇਮ 


ਜੋ ਪ੍ਰਭਾ ਅਜ ਰਾਜੇ ਦੀ ਸੁਸ਼ੋਭਿਤ ਹੋ ਰਹੀ ਹੈ, ਉਸ ਦਾ ਕਿਸ ਤਰ੍ਹਾਂ ਬਖਾਨ ਕਰਾਂ। 
ਜੋ ਉਪਮਾ ਸਾਰੇ ਕਵੀ ਲੋਕ ਦਿੰਦੇ ਹਨ, ਜੇ (ਮੈਂ) ਉਹੀ ਕਹਾਂ, ਤਾਂ ਮਨ ਵਿਚ ਬਹੁਤ ਸ਼ਰਮ 
ਆਉਂਦੀ ਹੈ। ਸੈਂ ਧਰਤੀ ਉਤੇ ਚੌਹਾਂ ਪਾਸੇ ਫਿਰਿਆ ਹਾਂ ਕਿ ਕਿਤੋਂ (ਰਾਜੇ ਦੇ) ਅੰਗਾਂ ਦੀ 
ਕੋਈ __ (ਉਪਮਾ) ਲਭ _ਲਵਾਂ। _ਛਬੀ ਨੂੰ ਲਿਖਦਿਆਂ ਕਲਮ _ਗੈਨੇ ਵਰਗੀ ਮੋਟੀ ਹੋ ਗਈ ਹੈ 
(ਪਰ ਉਪਮਾ ਕਹੀ ਨਹੀਂ ਗਈ)। ਹੁਣ ਉਸ ਨੂੰ ਮੂੰਹ ਤੋਂ ਕਿਸ ਤਰ੍ਹਾਂ ਕਹਿ ਕੇ ਸੁਣਾਵਾਂ।੮੧। 

(ਅਜ ਰਾਜੇ ਨੇ) ਨੈਣਾਂ ਦੇ ਤੀਰ ਚੌਹਾਂ ਪਾਸਿਆਂ ਵਲ ਮਾਰ ਕੇ ਨਗਰ ਵਿਚ ਵਸਣ 
ਵਾਲੀਆਂ _ (ਸਾਰੀਆਂ _ਇਸਤਰੀਆਂ ਨੂੰ) _ਘਾਇਲ _ਕਰ _ਦਿੱਤਾ _ਹੈ। _ਸਰਸਵਤੀ (ਉਸ ਦੇ) 
ਰੂਪ ਨੂੰ ਕਹਿ ਨਹੀਂ ਸਕਦੀ, ਉਸ ਦੇ ਰੂਪ ਅਤੇ ਸ਼ਿੰਗਾਰ ਨੂੰ _ਕਹਿਣ ਦੇ ਸਮਰਥ _ਮੇਰੀ 
ਸਕੀ ਜਿਹ ਹੀ “ਜੀਆਂ 'ਦੇ ਵਗ ਜਿ “ਰਸ ਨ (ਗਇਓ ਦੀ ਰਲੀ ਕਹ ਮੀ 
ਹੈ ਅਤੇ ਕਬੂਤਰ ਦੀ ਗਰਦਨ ਚੁਰਾ ਲਈ ਹੈ (ਜੋ ਉਸ ਤੋਂ) ਅਭਿੰਨ ਹੈ ਦੇ 
ਨਾਰੀ (ਰਾਜੇ ਉਤੇ) ਮੋਹਿਤ ਹੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗ ਪਏ ਹਨ ਮਾਨੋ ਕੋਈ 
ਬਹੁਤ _ਜ਼ਖ਼ਮੀ _ ਘੁੰਮੇਰੀ ਖਾ ਰਿਹਾ _ਹੋਵੇ।੮੨। 
ਦੰਹਰਾ 

ਅਜ ਰਾਜ ਦਾ ਰੂਪ ਵੇਖ ਕੇ ਸਾਰੇ ਨਰ ਨਾਰੀਆਂ ਮੋਹਿਤ ਹੋ ਰਹੀਆਂ _ਹਨ। ਸਾਰੇ 
ਇਸ ਤਰ੍ਹਾਂ ਵਿਚਾਰ ਕਰਦੇ ਹਨ ਕਿ ਇਹ ਇੰਦਰ ਹੈ, ਜਾਂ _ਚੰਦੂਮਾ ਹੈ ਜਾਂ ਸੂਰਜ ਹੈ।੮੩। 


੧੭੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾ/ਥਤੁ 
ਨਾਗਨ ਕੇ ਛਉਨਾ ਹੈੱ_ਕਿ ਕੀਨੇ ਕਾਹੂੰ ਟਉਨਾ ਹੈ 
ਕਿ ਕਾਮ ਕੇ ਖਿਲਉਨਾ ਹੈਂ ਬਨਾਏ ਹੈੱਂ`ਸੁਧਾਰ ਕੇ। 
ਇਸਤ੍ਰਿਨ ਕੇ ਪ੍ਰਾਨ ਹੈਂ _ਕਿ ਸੁੰਦਰਤਾ ਕੀ ਖਾਨ ਹੈੱ 
ਕਿ ਕਾਮ ਕੇ ਕਲਾਨ ਬਿਧਿ ਕੀਨੇ ਹੈਂ _ਬਿਚਾਰ ਕੇ 
ਚਾਤੁਰਤਾ ਕੇ ਭੇਸ ਹੈੱ_ਕਿ ਰੂਪ ਕੇ ਨਰੇਸ ਹੈ 
ਕਿ ਸੁੰਦਰ ਸੁ ਦੇਸ ਏਸ ਕੀਨੇ ਚੰਦੂ ਸਾਰ ਕੇ 
ਤੇਗ ਹੈਂ _ਕਿ ਤੀਰ ਹੈਂ _ਕਿ ਬਾਨਾ ਬਾਂਧੇ ਬੀਰ ਹੈੱ 
ਸੁ ਐਸੇ ਨੇਤੂ ਅਜਿ ਕੇ ਬਿਲੋਕੀਐ ਸੰਭਾਰ ਕੇ। ੮੪। 

ਹਾਵੀਯਾਂ 

ਤੇ ਤਰਵਾਰਨ ਸੇ ਮ੍ਰਿਗ _ਬਾਰਨ ਸੇ _ਅਵਿਲੋਕਹੁ ਜਾਈ। 
ਰਹੀ ਰਿਝਵਾਰ ਲਖੇ ਦੁਤਿ _ਭਾਖਿ ਪ੍ਰਭਾ ਨਹੀ ਜਾਤ _ਬਤਾਈ 
ਚਲੀ ਉਠਿ ਬਾਲ _ਬਿਲੋਕਨ ਮੋਰ ਚਕੋਰ ਰਹੇ ਉਰਝਾਈ। 
ਪਰੈ ਅਜਿ ਰਾਜ ਜਬੈ ਚਿਤ ਦੇਖਤ ਹੀ ਤਰੀਅ ਲੀਨ ਚੁਰਾਈ। ੮੫। 


ਤਮਰ ਛੰਦ 
ਅਵਿਲੋਕੀਆ _ਅਜਿ _ਰਾਜ। _ਅਤਿ ਰੂਪ _ਸਰਬ _ਸਮਾਜ। 
ਅਤਿ ਰੀਝ ਕੈ ਹਸ ਬਾਲ। ਗੁਹਿ ਫੂਲ ਮਾਲ ਉਤਾਲ। ੮੬ 


ਗਹਿ ਫੂਲ ਕੀ ਕਰਿ ਮਾਲ। ਅਤਿ ਰੂਪਵੰਤ ਸੁ ਬਾਲ 
ਤਿਸੁ ਡਾਰੀਆ ਉਰਿ ਆਨਿ। ਦਸ ਚਾਰਿ ਚਾਰਿ ਨਿਧਾਨਿ। ੮੭। 


ਤਿਹ ਦੇਬਿ ਆਗਿਆ ਕੀਨ। ਦਸ ਚਾਰਿ ਚਾਰਿ ਪ੍ਰਬੀਨ। 
ਸੁਨਿ ਸੁੰਦਰੀ ਇਮ ਬੈਨ। ਸਸਿ ਕ੍ਰਾਂਤ ਸੁੰਦਰ ਨੈਨ। ੮੮ 


ਤਵ ਜੋਗ ਹੈ _ਅਜਿ ਰਾਜ। ਸੁਨ ਰੂਪਵੰਤ ਸਲਾਜ 
ਬਰੁ ਆਜੁ ਤਾ ਕਹ ਜਾਇ। ਸੁਨਿ ਬੈਨਿ ਸੁੰਦਰ ਕਾਇ। ੮੯। 


ਗਹਿ ਫੂਲ ਮਾਲ ਪ੍ਰਬੀਨ। ਉਰਿ ਡਾਰ ਤਾ ਕੇ ਦੀਨ। 
ਤਬ ਬਾਜ ਤੂਰ ਅਨੇਕ। ਡਫ _ਬੀਣ ਬੇਣ ਬਸੇਖ। ੯0। 


ਬ੍ਰਹਮਾ ਅਵਤਾਰ ੧੭੭ 


ਕਾ/ਠਾੱਤਾ 

ਨਾਗਾਂ ਦੇ ਬੋਚੇ ਹਨ, ਜਾਂ _ਕਿਸੇ ਦੇ ਜਾਦੂ ਦੇ ਬਣਾਏ ਹੋਏ ਹਨ, ਜਾਂ ਕਾਮ ਦੇਵ ਦੇ 
ਖਿਡੌਣੇ ਹਨ, (ਇਸ ਤਰ੍ਹਾਂ) ਸੁਧਾਰ ਕੇ ਬਣਾਏ ਹੋਏ _ਹਨ। ਇਸਤਰੀਆਂ ਦੇ ਪ੍ਰਾਣ ਹਨ, ਜਾਂ 
ਸੁੰਦਰਤਾ ਦੀ _ਖਾਣ ਹਨ, ਜਾਂ _ਕਾਮ ਦੇਵ ਦੀਆਂ ਕਲਾਵਾਂ ਹਨ, (ਇਨ੍ਹਾਂ ਨੂੰ) ਵਿਧਾਤਾ ਨੇ 
ਵਿਚਾਰ ਪੂਰਵਕ ਬਣਾਇਆ ਹੈ। _ਚਤੁਰਤਾ ਦਾ ਭੇਸ ਹਨ, ਜਾਂ ਰੂਪ ਦੇ ਰਾਜੇ ਹਨ, ਜਾਂ ਸੁੰਦਰ 
ਦੇਸ ਦੇ ਸੁਆਮੀ ਹਨ, ਜਾਂ ਚੰਦ੍ਰਮਾ ਦਾ _ਸਾਰ ਰੂਪ _ਹਨ। ਤਲਵਾਰ ਹਨ, ਜਾਂ ਤੀਰ ਹਨ, ਜਾਂ 
ਬਾਣ ਸਜਾਏ ਕੋਈ _ਸੂਰਵੀਰ _ਹਨ। _ਸੋ ਇਸ ਤਰ੍ਹਾਂ ਦੇ ਅਜ ਰਾਜੇ ਦੇ ਨੇਤਰ ਹਨ, (ਉਨ੍ਹਾਂ 
ਵਲ) ਸੰਭਲ ਕੇ ਵੇਖਣਾ ਚਾਹੀਦਾ ਹੈ।੮੪। 


ਮਾਵੀਯ” 

(ਰਾਜੇ ਦੇ ਨੈਣ) ਤੀਰਾਂ ਵਰਗੇ _ਹਨ, ਜਾਂ ਤਲਵਾਰਾਂ ਜਿਹੇ ਹਨ, ਜਾਂ _ਹਿਰਨਾਂ ਦੇ 
ਬਚਿਆਂ ਦੇ ਸਮਾਨ ਹਨ। (ਇਸ ਪ੍ਰਕਾਰ ਦਾ ਨਿਰਨਾ ਕਰਨ ਲਈ) ਜਾ ਕੇ ਵੇਖਣਾ ਚਾਹੀਦਾ 
ਹੈ। (ਰਾਜੇ ਦੀ) ਚਮਕ ਨੂੰ ਵੇਖ ਕੇ (ਸਾਰੀ ਲੁਕਾਈ) ਰੀਝ _ਰਹੀ ਹੈ ਅਤੇ ਪ੍ਰਭਾ ਬਾਰੇ 
ਕਹਿਣਾ ਚਾਹੁੰਦੇ ਹਨ, _ਪਰ ਕਹਿ ਨਹੀਂ _ਸਕਦੇ। ਇਸਤਰੀ (ਰਾਜ ਕੁਮਾਰੀ) ਵੇਖਣ ਲਈ 
(ਹੋਰਨਾਂ) ਨਾਲ ਉਠ ਕੇ ਚਲ ਪਈ ਹੈ ਅਤੇ ਮੋਰ, ਚਕੋਰ ਵੀ (ਉਸ ਦੇ ਰੂਪ ਦੀ ਸਥਿਤੀ 
ਬਾਰੇ) ਉਲਝੇ _ਹੋਏ _ਹਨ। ਜਿਸ ਵੇਲੇ ਅਜ ਰਾਜਾ ਦਿਖ ਗਿਆ, ਵੇਖਦਿਆਂ ਹੀ ਰਾਜ ਕੁਮਾਰੀ 
ਦੇ ਚਿਤ ਨੂੰ ਚੁਰਾ _ਲਿਆ।੮੫। 
ਤੌੱਮਰ ਛੰਦ 

(ਰਾਜ ਕੁਮਾਰੀ ਨੇ) _ਅਜ ਰਾਜੇ ਨੂੰ ਵੇਖ _ਲਿਆ ਹੈ। _ਉਹ ਸੁੰਦਰ ਸਰੂਪ _ਵਾਲਾ 
ਅਤੇ ਸਾਰੇ ਸਮਾਜ ਸਹਿਤ ਹੈ। ਬਹੁਤ ਪ੍ਰਸੰਨ ਹੋ ਕੇ ਅਤੇ ਹਸ ਕੇ (ਰਾਜ ਕੁਮਾਰੀ ਨੇ) 
ਛੇਤੀ ਹੀ ਫੁਲਾਂ ਦੀ ਮਾਲਾ _ਗੁੰਦ _ਲਈ।੮੬ 

(ਫਿਰ) ਫੁਲਾਂ ਦੀ ਮਾਲਾ ਹੱਥ _ਵਿਚ ਫੜ _ਲਈ। _ਉਹ ਰਾਜ ਕੁਮਾਰੀ ਬਹੁਤ ਸੁੰਦਰ 
ਸਰੂਪ ਵਾਲੀ ਹੈ। ਉਸ ਨੇ ਆ ਕੇ (ਅਜ ਰਾਜਾਂ) ਦੇ ਗਲੇ ਵਿਚ ਮਾਲਾ ਪਾ ਦਿੱਤੀ ਜੋ 
ਅਨਾਰ੍ਹਾਂ _ਨਿਧੀਆਂ _ਦਾ _ ਸੁਆਮੀ _ਸੀ।੮੭। 


ਉਸ ਨੂੰ ਦੇਵੀ (ਸਰਸਵਤੀ) ਨੇ ਆਗਿਆ ਕੀਤੀ ਜੋ _ਅਨਾਰ੍ਹਾਂ ਕਲਾਵਾਂ ਵਿਚ _ਨਿਪੁਣ 
ਸੀ। ਹੇ ਸੁੰਦਰੀ! ਇਨ੍ਹਾਂ ਬਚਨਾਂ ਨੂੰ ਸੁਣੋ, ਜਿਸ ਦੇ ਨੈਣ ਚੰਦੂਮਾ ਵਾਂਗ ਜੋਤਿਮਈ ਹਨ।੮੮। 


ਅਜ ਰਾਜਾ ਤੇਰਾ (ਪਤੀ ਹੋਣ) ਯੋਗ ਹੈ। ਸੁਣ, _ਉਹ _ਰੂਪਵਾਨ ਅਤੇ _ਲਾਜ _ਸਹਿਤ 
ਹੈ। ਹੁਣੇ ਜਾ ਕੇ ਉਸ ਨੂੰ ਵਰ ਲੈ। ਹੇ ਸੁੰਦਰ ਸ਼ਰੀਰ ਵਾਲੀਏ! (ਮੇਰੇ) ਬਚਨ ਸੁਣ ਲੈ।੮੯। 

ਉਸ ਪੁਬੀਨ (ਰਾਜ ਕੁਮਾਰੀ) ਨੇ ਫੁਲਾਂ ਦੀ ਮਾਲਾ ਪਕੜ ਕੇ, ਉਸ ਦੇ ਗਲ ਵਿਚ 
ਪਾ _ਦਿੱਤੀ। ਉਸ ਵੇਲੇ ਖ਼ਾਸ ਕਰ ਕੇ ਡਫ਼, ਬੀਨ, _ਬੇਣ ਅਤੇ ਤੂਰ ਆਦਿ ਵਜੇ _ਵਜਣ 
ਲਗੰ।੯0। 


੧੭ ਦਿ 


ਸੀ _ਦਸਮ-ਗ੍ਰੰਥ _ਸਾਹਿਬ 


ਡਫ ਬਾਜ ਢੋਲ ਮਿਿਦੰਗ। ਅਤਿ ਤੂਰ ਤਾਨ _ਤਰੰਗ। 
ਨਯ _ਬਾਸੁਰੀ ਅਰੁ ਬੈਨ। ਬਹੁ ਸੁੰਦਰੀ ਸੁਭ ਨੈਨ। ੯੧। 


ਤਿਹ ਬਿਆਹਿ ਕੈ ਅਜਿ ਰਾਜਿ। ਬਹੁ _ਭਾਤਿ ਲੈ ਕਰ ਦਾਜ। 
ਗ੍ਰਿਹਿ ਆਈਆ ਸੁਖ ਪਾਇ। ਡਫ ਬੇਣ ਬੀਣ ਬਜਾਇ। ੯੨। 


ਅਜਿ ਰਾਜ ਰਾਜ _ਮਹਾਨ। ਦਸ ਚਾਰਿ ਚਾਰਿ ਨਿਧਾਨ। 
ਸੁਖ ਸਿੰਧੁ ਸੀਲ ਸਮੁੰਦੂ। ਜਿਨਿ ਜੀਤਿਆ ਰਣ ਰੁਦੂ। ੯੩। 


ਇਹ ਭਾਤਿ ਰਾਜ ਕਮਾਇ। ਸਿਰਿ ਅਤ ਪਤ੍ਹ _ਫਿਰਾਇ। 
ਰਣ ਧੀਰ ਰਾਜ _ਬਿਸੇਖ। ਜਗ ਕੀਨ ਜਾਸੁ _ਭਿਖੇਖ। ੯੪। 


ਜਗਜੀਤ ਚਾਰਿ _ਦਿਸਾਨ। _ਅਜਿ ਰਾਜ ਰਾਜ ਮਹਾਨ। 
ਨ੍ਹਿਪ ਦਾਨ ਸੀਲ _ਪਹਾਰ। _ਦਸ ਚਾਰਿ ਚਾਰਿ ਉਦਾਰ। ੯੫। 


ਦੁਤਿਵੈਤਿ ਸੁੰਦਰ ਨੈਨ। ਜਿਹ ਪੇਖਿ ਖਿਝਤ ਮੈਨ। 
ਮੁਖ ਦੇਖਿ ਚੰਦੂ ਸਰੂਪ। ਚਿਤ ਸੋ ਚੁਰਾਵਤ ਭੂਪ। ੯੬। 


ਇਹ ਭਾਤਿ ਕੈ ਬਡ ਰਾਜ। ਬਹੁ ਜਗ ਧਰਮ ਸਮਾਜ। 
ਜਉ ਕਹੋ ਸਰਬ _ਬਿਚਾਰ। ਇਕ ਹੋਤ ਕਥਾ _ਪਸਾਰ। ੯੭। 


ਤਿਹ ਤੇ ਸੁ ਥੋਰੀਐ ਬਾਤ। ਸੁਨਿ ਲੇਹੁ _ਭਾਖੋ ਭ੍ਰਾਤ। 
ਬਹੁ ਜਗ ਧਰਮ ਸਮਾਜ। ਇਹ ਭਾਤਿ ਕੈ ਅਜਿ ਰਾਜ। ੯੮। 


ਜਗ _ਆਪਨੋ ਅਜਿ _ਮਾਨ। ਤਰਿ ਆਖ ਆਨ ਨ __ਆਨ। 
ਤਬ ਕਾਲ ਕੋਪ ਕੁ ਵਾਲ। _ਅਜਿ _ਜਾਰੀਆ ਮਧਿ ਜ੍ਹਾਲ। ੯੯। 


ਅਜਿ ਜੋਤਿ ਜੋਤਿ ਮਿਲਾਨ। ਤਬ ਸਰਬ ਦੇਖਿ ਡਰਾਨ। 
ਜਿਮ ਨਾਵ _ਖੇਵਟ ਹੀਨ। ਜਿਮ _ਦੇਹ ਅਰਬਲ _ਛੀਨ। _੧00। 


ਜਿਮ ਗਾਂਵ _ਰਾਵ _ਬਿਹੀਨ। ਜਿਮ _ਉਰਬਰਾ ਕ੍ਰਿਸ _ਛੀਨ। 


ਜਿਮ _ਦਿਰਬ ਹੀਣ ਭੰਡਾਰ। ਜਿਮ _ਸਾਹਿ ਹੀਣ _ਬਿਪਾਰ। _੧0੧। 


ਜਿਮ ਅਰਥ ਹੀਣ ਕਬਿਤ। ਬਿਨੁ ਪ੍ਰੋਮ ਕੇ ਜਿਮ ਮਿਤ। 
ਜਿਮ ਰਾਜ ਹੀਣ ਸੁ ਦੇਸ। ਜਿਮ ਸੈਣ ਹੀਨ ਨਰੇਸ। _੧0੨। 
ਜਿਮ ਗਿਆਨ ਹੀਣ ਜੁਗੇਂਦੂ। ਜਿਮ ਭੂਮ _ਹੀਣ ਮਹੇਂਦੂ। 


ਜਿਮ ਅਰਥ _ਹੀਣ _ਬਿਚਾਰ। ਜਿਮ _ਦਰਬ ਹੀਣ ਉਦਾਰ। _੧0੩। 


ਬੁਹਮਾ _ਅਵਤਾਰ ੧੭੯ 


ਡਫ, ਢੋਲ, _ਮਿਿਦੰਗ, ਤੂਰ, _ਤਾਨ, ਤਰੰਗ, _ਨਵੀਂ _ਬੰਸੁਰੀ ਆਦਿ _ਵਾਜੇ _ਵਜਦੇ _ਹਨ। 
ਉਨ੍ਹਾਂ ਦੀ ਤਾਨ ਨਾਲ ਬੋਲ ਮਿਲਾ ਕੇ ਬਹੁਤ ਸੁੰਦਰ ਅਤੇ ਸ਼ੁਭ _ਨ£ਣਾਂ ਵਾਲੀਆਂ (ਇਸਤਰੀਆਂ 
ਗਾਉ'ਦੀਆੰ _ਹਨ)।੯੧। 

ਉਸ ਨੂੰ ਅਜ ਰਾਜਾ ਵਿਆਹ ਕੇ ਅਤੇ ਬਹੁਤ ਤਰ੍ਹਾਂ ਦਾ ਦਾਜ ਲੈ ਕੇ ਅਤੇ ਸੁਖ 
ਪ੍ਰਾਪਤ _ਕਰ _ਕੇ _ਡਫ, _ਬੇਣ ਅਤੇ ਬੀਨ _ਵਜਾਉਂਦਾ ਘਰ _ਆ _ਗਿਆ।੯੨। 

ਅਜ ਰਾਜ _ਬਹੁਤ _ਮਹਾਨ _ਰਾਜਾ ਹੈ ਅਤੇ _ਅਰਾਰ੍ਹਾਂ _ਨਿਧੀਆਂ _ਦਾ ਸੁਆਮੀ _ਹੈ। 
ਉਹ ਸੁਖ ਅਤੇ _ਸ਼ੀਲ ਦਾ ਸਮੁੰਦਰ ਹੈ ਜਿਸ ਨੇ ਯੁੱਧ-ਭੂਮੀ ਵਿਚ ਰੁਦੂ ਨੂੰ ਜਿਤ _ਲਿਆ 
ਸੀ।੯੩। 

ਇਸ ਤਰ੍ਹਾਂ _(ਉਸ ਨੇ) ਰਾਜ ਕਮਾਇਆ _ਅਤੇ _ਸਿਰ _ਉਤੇ ਛਤਰ _ਝੁਲਵਾਇਆ। 
ਉਹ ਵਿਸ਼ੇਸ਼ ਰੂਪ _ਵਿਚ _ਰਣਧੀਰ _ਹੈ। _ਉਸ ਨੇ ਰਾਜ ਤਿਲਕ _ਵੇਲੇ ਯੱਗ _ਕੀਤਾ 
ਹੈ।੯੪। 

(ਉਸ ਨੇ) ਜਗਤ _ਦੀਆਂ ਚੌਹਾਂ ਦਿਸ਼ਾਵਾਂ ਨੂੰ ਜਿਤ ਲਿਆ ਹੈ। ਅਜ ਰਾਜਾ _ਬਹੁਤ 
ਮਹਾਨ _ਰਾਜਾ _ਹੈ। _ (ਉਹ) ਰਾਜਾ _ਦਾਨ _ਅਤੇ _ਸ਼ੀਲ _ਦਾ _ਪਹਾੜ _ਹੈ। _ਉਹ _ ਅਨਾਨ੍ਹਾਂ 
(ਵਿਦਿਆਵਾਂ) ਵਿਚ _ ਬਹੁਤ _ਉਦਾਰ _ਹੈ।੯੫। 

ਸੁੰਦਰ _ਚਮਕ _ਦਮਕ _ਵਾਲਾ _ਅਤੇ ਸੁੰਦਰ ਨੈਣਾਂ _ਵਾਲਾ ਹੈ, _ਜਿਸ ਨੂੰ ਵੇਖ ਕੇ 
ਕਾਮਦੇਵ ਵੀ _ਖਿਝਦਾ _ਹੈ। (ਉਸ ਦਾ) ਮੁਖ ਚੰਦੂਮਾ ਵਰਗਾ _ਦਿਖਦਾ _ਹੈ। _(ਉਹ) ਰਾਜਾ 
ਚਿਤ _ ਨੂੰ ਚੁਰਾ ਲੈਂਦਾ _ਹੈ।੯੬। 

ਇਸ ਤਰ੍ਹਾਂ ਉਸ ਨੇ ਬਹੁਤ ਵੱਡਾ ਰਾਜ ਕੀਤਾ ਅਤੇ ਧਰਮ ਦੇ ਸਮਾਜ ਸਹਿਤ ਬਹੁਤ 
ਸਾਰੇ ਯੱਗ _ਕੀਤੇ। ਜੇ _ਸਾਰਾ ਪ੍ਰਸੰਗ ਵਿਚਾਰ ਪੂਰਵਕ ਕਹਾਂ ਤਾਂ (ਇਸ) ਇਕ ਕਥਾ ਦਾ 
ਬਹੁਤ ਵਿਸਤਾਰ ਹੋ _ਜਾਵੇਗਾ।੯੭। 

ਇਸ _ਲਈ ਥੋੜੀ _ਹੀ __ਗੌਲ (ਕਹਿੰਦਾ ਹਾਂ)। ਹੇ _ਭਰਾਓ! (ਧਿਆਨ ਨਾਲ) _ਸੁਣ 
ਲਵੋ। _(ਉਸ ਨੇ) ਧਰਮ _ਤੇ ਸਮਾਜ ਸਹਿਤ _ਬਹੁਤ _ਯੌਂਗ _ਕੀਤੇ। ਇਸ ਤਰ੍ਹਾਂ ਅਜ ਰਾਜਾ 
ਨੇ _ (ਰਾਜ) _ ਕੀਤਾ।੯੮। 

ਅਜ ਰਾਜਾ ਨੇ ਜਗਤ ਨੂੰ ਆਪਣਾ ਕਰ ਕੇ ਮੰਨ ਲਿਆ ਸੀ। ਹੋਰ ਕਿਸੇ ਨੂੰ ਔਖ 
ਥਲੇ ਨਹੀਂ ਲਿਆਉਂਦਾ ਸੀ। _ਤਦੋਂ ਕਾਲ ਦੇ ਕ੍ਰੋਧ ਦੀ ਤਲਵਾਰ (ਕ੍ਰਵਾਲ”) (ਪੁਗਟ ਹੋਈ) 
ਅਗਨੀ _ ਵਿਚ _ ਸਾੜ _ਦਿੱਤਾ।੯੯। 


9੮0 


ਸੀ _ਦਸਮ-ਗ੍ਰੰਥ _ਸਾਹਿਬ 


ਅੰਕੁਸ ਹੀਣ ਗਜੇਸ। ਜਿਮ ਸੈਣ ਹੀਣ ਨਰੇਸ। 

ਸਸਤ੍ਰ ਹੀਣ ਲੁਝਾਰ। ਜਿਮ ਬੁਧਿ ਬਾਝ _ਬਿਚਾਰ। _੧0੪। 
ਜਿਮ ਨਾਰਿ ਹੀਣ ਭਤਾਰ। ਜਿਮ ਕੰਤ ਹੀਣ ਸੁ ਨਾਰ। 

ਜਿਮ ਬੁਧਿ ਹੀਣ ਕਬਿਤ। ਜਿਮ ਪੇਮ ਹੀਣ ਸੁ ਮਿਤ। ੧0੫। 
ਜਿਮ ਦੇਸ ਭੂਪ _ਬਿਹੀਨ। ਬਿਨੁ _ਕੰਤ ਨਾਰਿ ਅਧੀਨ। 

ਜਿਹ _ਭਾਤਿ ਬਿਪੁ _ਅਬਿਦਿ। ਜਿਮ ਅਰਥ _ਹੀਣ ਸਬਿਦਿ। ੧0੬। 
ਤੇ ਕਹੇ ਸਰਬ ਨਰੇਸ। ਜੇ ਆ ਗਏ ਇਹ ਦੇਸਿ। 

ਕਰਿ ਅਸਟ ਦਸ੍ਯ _ਪੁਰਾਨਿ। _ਦਿਜ ਬਿਆਸ ਬੇਦ _ਨਿਧਾਨ। _੧0੭। 
ਕੀਨੇ _ਅਠਾਰਹ _ਪਰਬ। _ਜਗ _ਰੀਝੀਆ ਸੁਨਿ _ਸਰਬ। 

ਇਹ ਬਿਆਸ ਬੁਹਮ ਵਤਾਰ। ਭਏ ਪੰਚਮੋ ਮੁਖ _ਚਾਰ। ੧0੮। 


ਜਿਮ 
ਜਿਮ 


/ਇਤ ਨੀ ਲਾਚਤਹ ਨਾਟਕ ਕੁੰਲੇ _ਘੰਚਨੱਫਤਾਰ _ਠੁਹਆ _/ਕਨਆਨ 
ਰਾਜਾ ਅਜ ਕੋ ਰਜ _ %੫ਤ/ _97/ ੫/ 


ਅਥ _ਬੁਹਮਾਵਤਾਰ ਖਟ _ਰਿਖਿ ਕਥਨੰ 
ਤੌਮਰ ਛੰਟਾ 


ਜੁਗ ਆਗਲੇ ਇਹ _ਬਿਆਸ। ਜਗਿ _ਕੀਅ ਪੁਰਾਣ ਪ੍ਰਕਾਸ। 
ਤਬ ਬਾਢਿਆ ਤਿਹ ਗਰਬ। ਸਰ ਆਪ ਜਾਨਿ ਨ ਸਰਬ। ੧। 


ਤਬ _ਕੋਪਿ ਕਾਲ ਕ੍ਵਾਲ। ਜਿਹ _ਜਾਲ ਜ੍ਰਾਲ _ਬਿਸਾਲ। 
ਖਟ ਟੂਕ ਤਾ ਕਹ ਕੀਨ। ਪੁਨਿ ਜਾਨ ਕੈ ਤਿਨਿ ਦੀਨ। ੨। 


ਨਹੀ ਲੀਨ ਪ੍ਰਾਨ _ਨਿਕਾਰ। ਭਏ _ਖਸਟ ਰਿਖੈ ਅਪਾਰ। 
ਤਿਨ ਸਾਸਤ੍ਰਗ _ਬਿਚਾਰ। ਖਟ ਸਾਸਤ ਨਾਮ ਸੁ _ਡਾਰਿ। ੩। 


ਖਟ ਸਾਸਤ _ਕੀਨ ਪੁਕਾਸ। _ਮੁਖਚਾਰ ਬਿਆਸ ਸੁ _ਭਾਸ। 
ਧਰਿ _ਖਸਟਮੋ ਅਵਤਾਰ। ਖਟ _ਸਾਸਤ੍ਰ _ਕੀਨ _ਸੁਧਾਰਿ। ੪। 


/ਏ/ਤਾ ਤਾੰ _ਲਾੰਝਤੂ _ਨਾਟਕ ਯੁੰਲੇ _ਖਸ਼ਟ#_#ਵਤਾਰ _ਲੂਹਆ ਕਸ਼ਟ _#ਨਲ_ਨ#੫ਤੰ/ _੬੪/ 


ਅਥ ਬ੍ੁਹਮਾਵਤਾਰ ਕਾਲਿਦਾਸ ਕਥਨੰ 
ਤੌਮਰ ਛੰਦ 
ਇਹ ਬ੍ਰਹਮ ਬੇਦ _ਨਿਧਾਨ। _ਦਸ ਅਸਟ ਸਾਸਤ _ਪੁਮਾਨ। 
ਕਲਿ ਜੁਗਿਯ ਲਾਗ _ਨਿਹਾਰਿ। ਭਏ ਕਾਲਿ ਦਾਸ ਅਬਿਚਾਰ। _੧। 


ਬ੍ਰਹਮਾ ਅਵਤਾਰ ੧੮੧ 


ਜਿਵੇਂ ਅੰਕੁਸ਼ ਤੋਂ ਬਿਨਾ ਵੱਡਾ ਹਾਥੀ ਹੈ, ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ, ਜਿਵੇਂ 
ਸ਼ਸਤੁ ਤੋਂ ਬਿਨਾ ਯੋਧਾ ਹੈ, ਜਿਵੇਂ ਬੁੱਧੀ ਤੋਂ ਬਿਨਾ ਕੋਈ ਵਿਚਾਰ _ਹੈ।੧0੪। ਜਿਵੇਂ ਨਾਰੀ 
ਤੋਂ ਬਿਨਾ ਪਤੀ ਹੈ, ਜਿਵੇਂ ਕੰਤ ਤੋਂ ਬਿਨਾ ਨਾਰੀ ਹੈ, ਜਿਵੇਂ ਬੁੱਧੀ ਤੋਂ _ਹੀਣੀ ਕਬਿੱਤ ਹੈ, 
ਜਿਵੇਂ _ ਪੇਮ ਤੋਂ _ ਸਖਣਾ _ ਮਿਤਰ _ ਹੈ।੧0੫। 

ਜਿਵੇਂ ਦੇਸ ਤੋਂ ਬਿਨਾ ਰਾਜਾ ਹੈ, ਜਿਵੇਂ ਪਤੀ ਤੋਂ ਬਿਨਾ ਨਾਰੀ ਅਧੀਨ ਹੁੰਦੀ ਹੈ, 
ਜਿਵੇ ਅਨਪੜ੍ਹ _ ਬੁ ਹੁੰਦਾ ਹੈ, ਜਿਵੇਂ ਅਰਥ _ (ਗਿਆਨ) _ਤੋ' ਬਿਨਾ ਵਿਦਵਾਨ 
ਹੈ।੧0੬। ਉਹ ਸਾਰੇ ਰਾਜੇ ਕਹੇ ਹਨ ਜੋ ਇਸ ਦੇਸ ਵਿਚ ਧੈਦਾ ਹੋਏ _ਹਨ। (ਬਿਆਸ 
ਨੇ) _ਅਨਾਜ੍ਹਾਂ ਪੁਰਾਣ _ਬਣਾਏ _ਹਨ। _ ਬਿਆਸ _ਪੰਡਿਤ _ਵੇਦਾਂ _ਦਾ _ ਖੁਜ਼ਾਨਾ _ਹੈ।੧0੭। 

(ਫਿਰ) ਉਸ ਨੇ (ਮਹਾਭਾਰਤ) ਦੇ _ਅਨਾਜ੍ਹਾਂ _ਪਰਬ ਬਣਾਏ _ਹਨ, (ਜਿਨ੍ਹਾਂ ` ਨੂੰ) ਸੁਣ 
ਕ ਸਾਰਾ ਜਗਤ _ਰੀਝ _ਰਿਹਾ _ਹੈ। ਇਹ ਬਿਆਸ ਬ੍ਹਮਾ ਦਾ ਅਵਤਾਰ ਹੈ। _ਇਹ _ਬੂਹਮਾ 
ਦਾ ਪੰਜਵਾਂ _ਅਵਾਤਰ _ਹੈ।੧0੮। 


ਤਮਰ ਛੰਦ 

ਅਗਲੇ _ ਯੁਗ _ ਵਿਚ ਬਿਆਸ _ਨੇ ਜਗਤ _ ਵਿਚ _ ਪੁਰਾਣਾਂ _ਦਾ _ਪੁਕਾਸ਼ _ਕੀਤਾ। 
ਤਦ ਉਸ ਦਾ ਹੰਕਾਰ ਵਧ _ਗਿਆ। _ਉਹ ਸਾਰਿਆਂ ਨੂੰ ਆਪਣੇ ਸਮਾਨ _ਨਹੀਂ ਸਮਝਦਾ 
ਸੀ।੧। 

ਤਦ ਕ੍ਰੋਧਿਤ ਹੋ ਕੇ ਕਾਲ ਨੇ ਤਲਵਾਰ ਕਢ _ਲਈ ਜਿਸ ਨਾਲ ਅਗਨੀ ਦੀ ਲਾਟ 
ਬਹੁਤ ਪਸਰ _ਗਈ। (ਉਸ ਨੇ) ਬ੍ਰਹਮਾ ਦੇ ਛੇ ਟੋਟੇ ਕਰ ਦਿੱਤੇ। ਫਿਰ ਉਸ ਨੂੰ ਦੀਨ ਸਮਝ 
ਕੇ ਜਾਨ _ ਬੁਖਸ਼ _ਦਿੱਤੀ।੨। 

ਉਸ ਦੇ ਪ੍ਰਾਣ ਨਹੀਂ _ਕਢੇ _ਹਨ। ਫਿਰ ਛੇ _(ਸ਼ਾਸਤ੍ਰਾਂ) ਵਾਲੇ ਅਪਾਰ _ਰਿਸ਼ੀ _ਹੋਏ 
ਹਨ। ਉਨ੍ਹਾਂ `ਨੇ ਸ਼ਾਸਤ੍ਰਾਂ ਦੇ ਗਿਆਨ ਉਤੇ ਵਿਚਾਰ ਕੀਤਾ, (ਜਿਸ ਕਰ ਕੇ) ਉਨ੍ਹਾਂ ਦਾ ਛੇ 
ਸ਼ਾਸਤੁ _ਨਾਂ ਪ੍ਰਚਲਿਤ _ਹੋ__ਗਿਆ।੩। 

(ਉਨ੍ਹਾਂ ਨੇ) ਛੇ ਸ਼ਾਸਤ੍ਰਾਂ ਦਾ ਪ੍ਰਕਾਸ਼ _ਕੀਤਾ। _ਉਹ _ਬਿਆਸ ਬ੍ਰਹਮਾ _(ਦੇ ਅਵਤਾਰ 
ਰੂਪ ਵਿਚ) ਪ੍ਰਗਟ ਹੋਇਆ _ਸੀ। _ ਛੇਵਾਂ ਅਵਤਾਰ _ਧਾਰ _ਕੇ ਛੇ ਸ਼ਾਸਤ੍ਰਾਂ ਦਾ _ ਸੁਧਾਰ 
ਕੀਤਾ।੪। 


/ਟਲੇ 2 ਲਾਲੂ ਨਾਟਕ ਗੁੰਝ ਦੇ _ਛੰਵੇ'_#ਵਤਾਰ _ਲੂਹਆ _%ਤੇ ਛੇ _#ਨੋਲੀਂ_ਨ#੫੩ਤ/੬/ 
ਹੁਣ ਬ੍ਹਮਾਵਤਾਰ ਕਾਲਿਦਾਸ ਦਾ ਕਥਨ 
ਤੱਮਰ ਛੰਦ 
ਇਹ _ ਬੂਹਮਾ _ਵੇਦਾਂ _ਦਾ _ਜ਼ਖ਼ਾਨਾ _ਹੈ। _ਅਠਾਨ੍ਹਾਂ _ ਸ਼ਾਸਤਰਾਂ _ਦਾ ਪ੍ਰਮਾਣਿਕ ਵਿਦਵਾਨ 
ਹੈ। _ਕਲਿਯੁਗ ਨੂੰ _ਲਗੇ _ਹੋਏ _ਵਿਚਾਰ _ਕੇ ਬ੍ਰਹਮ _ਆਪ _ਕਾਲੀਦਾਸ _ਰੂਪ _ਹੋ__ਗਿਆ।੧। 


ਸੀ _ਦਸਮ-ਗ੍ਰੰਥ _ਸਾਹਿਬ 


ਲਖਿ ਰੀਝ _ਬਿਕੂਮਜੀਤ। ਅਤਿ _ਗਰਬਵੰਤ _ਅਜੀਤ। 
ਅਤਿ ਗਿਆਨ ਮਾਨ ਗੁਨੈਨ। ਸੁਭ ਕ੍ਰਾਂਤਿ ਸੁੰਦਰ ਨੈਨ। _੨। 


ਰਘੁ _ਕਾਬਿ ਕੀਨ ਸੁਧਾਰਿ। ਕਰਿ ਕਾਲਿ ਦਾਸ ਵਤਾਰ। 
ਕਹ ਲੌ ਬਖਾਨੋ ਤਉਨ। ਜੋ _ਕਾਬਿ ਕੀਨੋ ਜਉਨ। ੩। 


ਧਰਿ ਸਪਤ _ਬ੍ਹਮ _ਵਤਾਰ। ਤਬ ਭਇਓ ਤਾਸੁ _ਉਧਾਰ। 
ਤਬ ਧਰਾ ਬ੍ਰਹਮ ਸਰੂਪ। _ਮੁਖਚਾਰ ਰੂਪ ਅਨੂਪ। ੪। 


/ਇਤ ਡੀ _ਲੰਚਤੂ ਨਾਟਕ ਗ੍ਰੰਲੇ _ਸ਼ਪਤਨ' _#ਵਤਾਰ _ਠੁਹਆ _ਕ#ੱਲਦਾਨ _ਨਆਘਤਨ/ _-੭/ 


ਬ੍ਰਹਮਾ ਅਵਤਾਰ ੧੮੩ 


(ਉਸ ਨੂੰ ਵੇਖ ਕੇ) ਬਿਕ੍ਰਮਾਜੀਤ ਪੁਸੰਨ ਹੁੰਦਾ ਸੀ ਜੋ (ਆਪ) ਬਹੁਤ ਹੰਕਾਰੀ ਅਤੇ 
ਨ ਜਿਤੇ ਜਾ ਸਕਣ _ਵਾਲਾ _ਸੀ। (ਉਹ) ਬਹੁਤ ਗੰਭੀਰ ਗਿਆਨ ਵਾਲਾ, ਗੁਣਾਂ ਦਾ ਘਰ, 
ਸ਼ੁਭ _ਕਾਂਤੀ _ਵਾਲਾ _ਅਤੇ _ ਸੁੰਦਰ ਨੈਣਾਂ _ਵਾਲਾ _ਸੀ।੨। 

(ਉਸ _ਨੇ) ਬਹੁਤ _ ਸੁੰਦਰ _ਢੰਗ _ਨਾਲ _ “ਰਘੁਬੰਸ” _(ਨਾਂ ਦਾ) ਕਾਵਿ _ਰਚਿਆ। 
ਕਾਲੀਦਾਸ ਦਾ ਅਵਤਾਰ _ਧਾਰ ਕੇ _(ਬੂਹਮਾ ਨੇ ਇਹ ਕੰਮ ਕੀਤਾ)। ਉਨ੍ਹਾਂ ਦਾ ਕਿਥੋਂ _ਤਕ 


<. 


ਬਖਾਨ _ਕਰਾਂ ਜੋ ਕਾਵਿ ਉਸ (ਕਾਲਿਦਾਸ) ਨੇ ਰਚੇ _ ਸਨ।੩। 


(ਇਸ ਪੁਕਾਰ) ਬੂਹਮਾ ਨੇ _ਸੌਤ ਅਵਤਾਰ _ਧਾਰਨ ਕੀਤੇ, ਤਦ ਜਾ ਕੇ ਉਸ ਦਾ 
ਉੱਧਾਰ _ਹੋਇਆ। _ਤਦ (ਉਸ ਨੇ) ਬੂਹਮਾ ਦਾ ਸਰੂਪ ਧਾਰਨ _ਕੀਤਾ _ਜੋ ਉਪਮਾ _ਰਹਿਤ 
ਚੌਮੂੰਹਾ _ਰੂਪ _ਸੀ।੪। 


/ਟਲੋਂ ਨੰ ਲਓਤ੍ੂਹ ਨਾਟਕ _ਗੁੰਝ ਦੇ ਠਹਆ ਦੇ ਸੱਤਵੇ' _ਕਾ/ਲੈਫਾਸ਼ ਲੀ _%ਖਤੀ/ _-/ 


ਰੁਦੁ ਅਵਤਾਰ 
58 ੱਤਗੁਰ ਪੁਸ਼/ਇ 
ਡੀ ਭਜਈਤੀ ਜੀ _ਨਹ/ਏ 
ਅਥ _ਰੁਦੂ ਅਵਤਾਰ ਕਥਨੰ 
ਤੰਮਰ ਛੰਦ 
ਅਬ ਕਹੋ ਤਉਨ ਸੁਧਾਰਿ। ਜੇ ਧਰੇ ਰੁਦੂ ਅਵਤਾਰ। 
ਅਤਿ ਜੋਗ ਸਾਧਨ ਕੀਨ। ਤਬ ਗਰਬ ਕੇ ਰਸਿ ਭੀਨ। ੧। 


ਸਰਿ ਆਪ ਜਾਨ ਨ ਅਉਰ। ਸਬ ਦੇਸ ਮੋ ਸਬ ਨੌਰ। 
ਤਬ ਕੋਪਿ ਕੈ ਇਮ ਕਾਲ। ਇਮ ਭਾਖਿ ਬੈਣ ਉਤਾਲ। ੨। 


ਜੇ ਗਰਬ ਲੋਕ ਕਰੰਤ। ਤੇ ਜਾਨ ਕੂਪ ਪਰੰਤ। 

ਮੁਰ ਨਾਮ ਗਰਬ ਪੁਹਾਰ। ਸੁਨ ਲੇਹੁ ਰੁਦੁ ਬਿਚਾਰ। ੩। 
ਕੀਅ ਗਰਬ ਕੋ ਮੁਖ ਚਾਰ। ਕਛੁ ਚਿਤ ਮੋ ਅਬਿਚਾਰਿ। 

ਜਬ ਧਰੇ ਤਿਨ ਤਨ ਸਾਤ। ਤਬ ਬਨੀ ਤਾ ਕੀ ਬਾਤ। ੪। 
ਤਿਮ ਜਨਮੁ ਧਰੁ ਤੈ ਜਾਇ। ਚਿਤ ਦੇ ਸੁਨੋ ਮੁਨਿ ਰਾਇ। 
ਨਹੀ ਐਸ ਹੋਇ ਉਧਾਰ। ਸੁਨ ਲੇਹੁ ਰੁਦੂ ਬਿਚਾਰ। ੫। 
ਸੁਨਿ ਸੁਵਨ ਏ ਸਿਵ ਬੈਨ। ਹਠ ਛਾਡਿ ਸੁੰਦਰ ਨੈਨ। 

ਤਿਹ ਜਾਨਿ ਗਰਬ ਪ੍ਰਹਾਰ। ਛਿਤਿ ਲੀਨ ਆਨਿ _ਵਤਾਰ। ੬। 


ਪਾਧਰਾਂ ਛੰਟ 


ਜਿਮ _ਕਥੇ ਸਰਬ ਰਾਜਾਨ ਰਾਜ। ਤਿਮ ਕਹੇ ਰਿਖਿਨ ਸਬ ਹੀ ਸਮਾਜ। 
ਜਿਹ ਜਿਹ ਪੁਕਾਰ ਤਿਹ ਕਰਮ _ਕੀਨ। ਜਿਹ _ਭਾਤਿ ਜੇਮਿ ਦਿਜ ਬਰਨ ਲੀਨ। _੭। 


ਜੇ ਜੇ ਚਰਿਤ੍ਰ ਕਿਨੇ ਪ੍ਰਕਾਸ। ਤੇ ਤੇ ਚਰਿਤੂ ਭਾਖੋ ਸੁ _ਬਾਸ। 
ਰਿਖਿ ਪੁਤੁ ਏਸ ਭਏ ਰੁਦੂ ਦੇਵ। ਮੋਨੀ ਮਹਾਨ ਮਾਨੀ ਅਭੇਵ। ੮। 


ਪੁਨਿ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸ ਚਾਰ ਚਾਰ ਬਿਦਿਆ ਨਿਧਾਨ। 
ਲਿਨੇ ਸੁ ਜੋਗ ਤਜਿ ਰਾਜ ਆਨਿ। ਸੇਵਿਆ ਰੁਦੂ ਸੰਪਤਿ ਨਿਧਾਨ। ੯। 


ਰੁਦੁ ਅਵਤਾਰ 
56 ` ਯੰਤਰ _ਪੁਸ਼/ਇ 
ਨੀ _ਭਨਈਤਾ ਜੀ __ਸਹਾ/ਾਏ 


ਨ _ਜਾਣਿਆ। ਤਦ ਕਾਲ (ਪੁਰਖ) ਨੇ ਕ੍ਰੋਧਿਤ ਹੋਕੇ ਜਲਦੀ ਨਾਲ (ਰੁਦੂ ਪੁਤਿ) ਇਸ 
ਤਰ੍ਹਾਂ _ਬਚਨ _ ਕੀਤਾ।੨। 

ਜੋ ਲੋਗ ਹੰਕਾਰ (“ਗਰਬ”) ਕਰਦੇ ਹਨ, ਉਹ _ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ। 
ਹੇ ਰੁਦ੍ਰ! ਵਿਚਾਰ ਪੂਰਵਕ ਸੁਣ ਲਵੋ ਕਿ ਮੇਰਾ ਨਾਂ ਗਰਬ ਪ੍ਰਹਾਰਕ ਹੈ। _੩। ਬ੍ਰਹਮਾ 
ਨੇ ਹੰਕਾਰ ਕੀਤਾ ਸੀ ਅਤੇ ਚਿਤ ਵਿਚ _ਅਨੁਚਿਤ ਵਿਚਾਰ ਬਣਾਇਆ _ਸੀ। ਉਸ ਨੇ ਜਦ 
ਸੱਤ _ਰੂਪ _ਧਾਰਨ _ਕੀਤੇ, ਤਦ _ਉਸ _ਦੀ ਗੱਲ _ਬਣੀ।੪। 

ਹੇ ਮੁਨੀ ਰਾਜ! ਚਿਤ ਦੇ ਕੇ ਸੁਣੋ ਅਤੇ ਉਸੇ ਤਰ੍ਹਾਂ ਤੁਸੀਂ ਵੀ ਜਨਮ _ਧਾਰਨ ਕਰੋ। 
ਹੇ ਰੁਦ੍ਰ! (ਇਸ) ਵਿਚਾਰ ਨੂੰ ਸੁਣ ਲਵੋ, ਇਸ ਤੋਂ ਬਿਨਾ ਹੋਰ (ਕਿਸੇ ਢੰਗ ਨਾਲ) ਉੱਧਾਰ 
ਨਹੀਂ __ਹੋਣਾ।੫। ਸ਼ਿਵ ਨੇ ਕੰਨਾਂ ਨਾਲ _ਇਹ ਬਚਨ ਸੁਣ _ਲਏ ਅਤੇ _(ਉਸ) ਸੁੰਦਰ ਨੈਣਾਂ 
ਵਾਲੇ ਨੇ ਹਠ ਛਡ _ਦਿੱਤਾ। ਉਸ (ਕਾਲ ਪੁਰਖ) ਨੂੰ ਗਰਬ _ਪ੍ਹਾਰਕ ਜਾਣ ਕੇ (ਰੁਦੂ ਨੇ) 
ਧਰਤੀ _ਉਤੇ _ਆ ਕੇ ਅਵਤਾਰ _ਲਿਆ।੬। 
ਪਹਰ ਛੰਦ 

ਜਿਸ ਤਰ੍ਹਾਂ (ਪਿਛੇ) _ਸਾਰਿਆਂ ਰਾਜਿਆਂ ਦੇ ਰਾਜ (ਦਾ ਹਾਲ) _ਕਥਨ _ਕੀਤਾ ਹੈ, 
ਉਸ ਤਰ੍ਹਾਂ (ਹੁਣ) ਸਾਰੇ ਰਿਸ਼ੀਆਂ ਦੇ ਸਮਾਜ (ਦਾ ਬ੍ਰਿੰਤਾਂਤ) ਕਹਿੰਦਾ ਹਾਂ। ਜਿਸ ਜਿਸ ਤਰ੍ਹਾਂ 
ਦੇ ਉਨ੍ਹਾਂ ਨੇ ਕਰਮ ਕੀਤੇ ਹਨ ਅਤੇ ਜਿਵੇਂ ਤੇ ਜਿਸ ਤਰ੍ਹਾਂ ਬ੍ਰਾਹਮਣ ਵਰਣ ਪ੍ਰਾਪਤ _ਕੀਤਾ 
ਹੈ।੭। 

ਜੋ ਜੋ ਚਰਿਤ੍ਰ _ਪ੍ਰਗਟ ਕੀਤੇ _ਹਨ, ਉਨ੍ਹਾਂ ਉਨ੍ਹਾਂ _ਚਰਿਤ੍ਰਾਂ _ਦਾ ਸੁੰਦਰ _ਢੰਗ _ਨਾਲ 
ਵਰਣਨ ਕਰਦਾ ਹਾਂ। _ਇਸ _ਤਰ੍ਹਾਂ `ਰੁਦ੍ਹ ਦੇਵ ਰਿਸ਼ੀ ਪੁੱਤਰ ਦੇ ਰੂਪ ਵਿਚ ਪ੍ਰਗਟ ਹੋਏ ਜੋ 
ਮਹਾਨ _ਮੋਨੀ, _ ਮਨਨਸ਼ੀਲ _ ਅਤੇ _ ਭੇਦ-ਰਹਿਤ _ ਸਨ।੮। 

ਫਿਰ ਮਹਾਨ ਮੁਨੀ ਅਤ੍ਰੀ ਰਿਸ਼ੀ ਹੋਏ _ਜੋ_ਅਠਾਰ੍ਹਾਂ _ਵਿਦਿਆਵਾਂ _ਦੇ _ਭੰਡਾਰ _ਸਨ। 
(ਉਸ ਨੇ) ਰਾਜ ਛਡ ਕੇ ਯੋਗ ਨੂੰ ਧਾਰਨ ਕੀਤਾ ਅਤੇ ਸੰਪਤੀ ਦੇ ਖ਼ਜ਼ਾਨੇ ਰੁਦੂ ਦੀ ਸੇਵਾ 
ਕੀਤੀ।੯। 


੧੮੬ 


ਸੀ _ਦਸਮ-ਗ੍ੰਥ _ਸਾਹਿਬ 


ਕਿਨੋ ਸੁ ਯੋਗ ਬਹੁ ਦਿਨ ਪੁਮਾਨ। ਰੀਝਿਓ ਰੁਦੂ ਤਾ ਪਰ _ਨਿਦਾਨ। 
ਬਰੁ ਮਾਂਗ ਪੁਤ੍ਰ ਜੋ _ਰੁਚੈ ਤੋਹਿ। ਬਰੁ ਦਾਨੁ ਤਉਨ ਮੈ ਦੇਉ ਤੋਹਿ। ੧0। 


ਕਰਿ ਜੋਰਿ ਅਤ੍ਰਿ ਤਬ ਭਯੋ ਠਾਢ। ਉਠਿ ਭਾਗ ਆਨ ਅਨੁਰਾਗ _ਬਾਢ। 
ਗਦ ਗਦ ਸੁ ਬੈਣ ਭਭਕੰਤ ਨੈਣ। ਰੋਮਾਨ ਹਰਖ ਉਚਰੇ ਸੁ _ਬੈਣ। _੧੧। 


ਜੋ ਦੇਤ ਰੁਦੂ ਬਰੁ ਰੀਝ ਮੋਹਿ। ਗ੍ਰਿਹ ਹੋਇ ਪੁਤ੍ਰ ਸਮ ਤੁਲਿ ਤੋਹਿ। 
ਕਹਿ ਕੈ ਤਥਾਸਤੁ ਭਏ ਅੰਤੁ ਧਿਆਨ। ਗ੍ਰਿਹ ਗਯੋ _ਅਤਿਰਿ ਮੁਨਿ ਮਨਿ ਮਹਾਨ। ੧੨। 


ਗ੍ਰਿਹਿ ਬਰੀ ਆਨਿ _ਅਨਸੂਆ ਨਾਰਿ। ਜਨੁ _ਪਠਿਓ ਤਤੁ ਨਿਜ ਸਿਵ ਨਿਕਾਰਿ। 
ਬ੍ਰਹਮਾ ਰੁ _ਬਿਸਨ ਨਿਜ ਤੇਜ ਕਾਢਿ। ਆਏ ਸੁ ਮਧਿ ਅਨਿਸੂਆ ਛਾਡਿ। ੧੩। 
ਭਈ ਕਰਤ ਜੋਗ ਬਹੁ ਦਿਨ ਪ੍ਰਮਾਨ। _ਅਨਸੂਆ ਨਾਮ _ਗੁਨ ਗਨ _ਮਹਾਨ। 


ਅਤਿ ਤੇਜਵੰਤ ਸੋਭਾ ਸੁਰੰਗ। ਜਨੁ _ਧਰਾ ਰੂਪ ਦੂਸਰ _ਅਨੰਗ। _੧੪। 


ਸੋਭਾ ਅਪਾਰ ਸੁੰਦਰ ਅਨੰਤ। _ਸਊਹਾਗ _ਭਾਗ ਬਹੁ ਬਿਧਿ ਲਸੰਤ। 
ਜਿਹ ਨਿਰਖਿ ਰੂਪ _ਸੋਰਹਿ ਲੁਭਾਇ। ਆਭਾ ਅਪਾਰ _ਬਰਨੀ ਨ _ਜਾਇ। _੧੫। 


ਨਿਸ ਨਾਥ ਦੇਖਿ ਆਨਨ ਰਿਸਾਨ। ਜਲਿ ਜਾਇ ਨੈਨ ਲਹਿ ਰੋਸ ਮਾਨ। 
ਤਮ ਨਿਰਖਿ ਕੇਸ ਕੀਅ ਨੀਚ _ਡੀਠ। ਛਪਿ ਰਹਾ ਜਾਨੁ ਗਿਰ ਹੇਮ ਪੀਠ। ੧੬। 


ਕੋਠਹਿ ਕਪੋਤਿ ਲਖਿ ਕੋਪ _ਕੀਨ। ਨਾਸਾ _ਨਿਹਾਰਿ ਬਨਿ _ਕੀਰ _ਲੀਨ। 
ਰੋਮਾਵਲਿ ਹੇਰਿ ਜਮੁਨਾ _ਰਿਸਾਨ। _ਲਜਾ _ਮਰੰਤ ਸਾਗਰ _ਡੁਬਾਨ। _੧੭। 


ਬਾਹੂ _ਬਿਲੋਕਿ ਲਾਜੈ _ਮ੍ਰਿਨਾਲ। _ਖਿਸਿਯਾਨ ਹੰਸ _ਅਵਿਲੋਕਿ _ਚਾਲ। 
ਜੰਘਾ _ਬਿਲੋਕਿ ਕਦਲੀ _ਲਜਾਨ। _ਨਿਸ _ਰਾਟ ਆਪ ਘਟਿ ਰੂਪ _ਮਾਨ। ੧੮। 


ਇਹ ਭਾਤਿ ਤਾਸੁ _ਬਰਣੋਂ ਸਿੰਗਾਰ। ਕੋ ਸਕੈ ਕਬਿ ਮਹਿਮਾ ਉਚਾਰ। 
ਐਸੀ ਸਰੂਪ ਅਵਿਲੋਕ ਅਤ੍ਰਿ। ਜਨੁ ਲੀਨ ਰੂਪ ਕੋ _ਛੀਨ ਛੜ੍। ੧੯। 


ਕੀਨੀ ਪ੍ਰਤਗਿ ਤਿਹ ਸਮੇ ਨਾਰਿ। ਬ੍ਯਾਹੈ ਨ ਭੋਗ ਭੋਗੈ _ਭਤਾਰ। 
ਮੈ ਬਰੋ ਤਾਸੁ ਰੁਚਿ ਮਾਨਿ ਚਿਤ। ਜੋ ਸਹੈ ਕਸਟ ਐਸੇ ਪਵਿਤ। ੨0। 


ਰੁਦੂ ਅਵਤਾਰ ੧੮੭ 
(ਉਸ ਨੇ) ਬਹੁਤ ਦਿਨਾਂ ਤਕ _ਯੋਗ _ਸਾਧਨਾ _ਕੀਤੀ। ਅੰਤ ਵਿਚ _ਰੁਦੂ ਉਸ ਉਤੇ 
ਪ੍ਰਸੰਨ ਹੋਇਆ। (ਰੁਦੂ ਨੇ _ਕਿਹਾ--) ਹੇ ਪੁੱਤਰ! ਜੋ ਤੈਨੂੰ ਚੰਗਾ ਲਗੇ, ਉਹ _ਵਰ ਮੰਗ ਲੈ, 


ਮੈ ਤੈਨੂੰ ਉਹੀ _ ਵਰਦਾਨ _ ਦਿਆਂਗਾ।੧0। 


ਹੇ ਰੁਦੂ ! ਜੇ ਰੀਝ ਕੇ ਮੈਨੂੰ ਵਰ ਦਿੰਦੇ ਹੋ, ਤਾਂ ਤੁਹਾਡੇ ਸਮਾਨ ਮੇਰੇ ਘਰ ਪੁੱਤਰ 
ਜਨਮ _ਲਏ। (ਰੁਦ੍ਰ) 'ਤਥਾਸਤੂ” (ਇੰਜ ਹੀ ਹੋਵੇ) ਕਹਿ ਕੇ ਅੰਤਰਧਿਆਨ ਹੋ ਗਏ। ਮਹਾਨ 
ਮਨ ਵਾਲਾ _ਅਤ੍ਰੀ ਮੁਨੀ _ਵੀ _ਘਰ ਨੂੰ ਪਰਤ _ਗਿਆ।੧੨। 

ਘਰ ਆ ਕੇ (ਉਸ ਨੇ) ਅਨਸੂਆ (ਨਾਂ ਦੀ) ਇਸਤਰੀ ਨਾਲ ਵਿਆਹ ਕੀਤਾ। (ਇੰਜ 
ਪੁਤੀਤ ਹੁੰਦਾ ਹੈ) ਮਾਨੋ ਸ਼ਿਵ ਨੇ ਆਪਣਾ ਮੂਲ _ਤਤ੍ਹ ਕਢ _ਕੇ _(ਅਨਸੂਆ ਦੇ ਰੂਪ ਵਿਚ) 
ਭੇਜਿਆ ਹੋਵੇ। _ਬੂਹਮਾ ਅਤੇ ਵਿਸ਼ਣੂ ਨੇ _ਵੀ ਆਪਣਾ ਤੇਜ ਕਢ _ਕੇ _ਅਨਸੂਆ (ਦੇ ਸ਼ਰੀਰ) 
ਵਿਚ ਆ ਕੇ ਛਡ ਦਿੱਤਾ।੧੩। 

ਬਹੁਤ ਦਿਨਾਂ ਤਕ _(ਅਨਸੂਆ) _ਯੋਗ _ਕਰਦੀ _ਰਹੀ। _ਅਨਸੂਆ _ਨਾਂ ਵਾਲੀ _(ਉਹ 
ਇਸਤਰੀ) _ਗੁਣਾਂ ਦਾ _ਸਮੂਹ _ਸੀ। _(ਉਹ) ਬਹੁਤ _ਤੇਜਸਵੀ ਅਤੇ _ ਸੁੰਦਰ ਰੰਗ _ਅਤੇ _ਸ਼ੋਭਾ 
ਵਾਲੀ _ਸੀ। _ਮਾਨੋ _ਕਾਮਦੇਵ ਨੇ ਦੂਜਾ _ਰੂਪ _ਧਾਰਨ _ਕੀਤਾ _ਹੋਇਆ _ਹੋਵੇ।੧੪। 

(ਉਸ ਦੀ) ਅਪਾਰ ਸੁੰਦਰ ਸ਼ੋਭਾ ਜਾਣੀ ਜਾਂਦੀ ਸੀ। (ਉਸ ਦਾ) ਸੁਹਾਗ ਭਾਗ ਬਹੁਤ 
ਤਰ੍ਹਾਂ ਨਾਲ _ਚਮਕਦਾ _ਸੀ। _ਜਿਸ ਦੇ ਰੂਪ ਨੂੰ ਵੇਖ ਕੇ ਸੋਲ੍ਹਾਂ (ਕਲਾਵਾਂ) _ਵਾਲੇ _ਲੋਭਾਇਮਾਨ 
ਰਹਿੰਦੇ _ਸਨ। _ (ਉਸ _ਦੀ) ਅਪਾਰ ਸ਼ੋਭਾ _ਦਾ _ਵਰਣਨ _ਨਹੀਂ ਕੀਤਾ ਜਾ __ ਸਕਦਾ।੧੫। 

(ਉਸ ਦੇ) ਮੁਖ ਨੂੰ ਵੇਖ ਕੇ ਚੰਦ੍ਰਮਾ ਗੁੱਸਾ ਕਰਦਾ ਸੀ। ਅੱਖਾਂ ਨੂੰ ਵੇਖ ਕੇ ਕਮਲ 
(ਜਲ ਜਾਇ”) ਕ੍ਰੋਧ _ਮਨਾਉਂਦਾ _ਸੀ। ਅੰਧਕਾਰ (ਉਸ ਦੇ) ਕੇਸਾਂ ਨੂੰ ਵੇਖ ਕੇ ਨੀਵੀਂ ਪਾ 
ਲੈਂਦਾ _ਸੀ। _(ਉਸ ਦੀ) ਪਿਠ ਨੂੰ ਵੇਖ ਕੇ ਸੁਮੇਰ ਪਰਬਤ ਲੁਕ _ਰਿਹਾ _ਸੀ।੧੬। 


੩ 
! 
੍ 


ਹੈਸ _ਖਿਝਦਾ ਹੈ। _ਜੇਘਾਂ 
ਰੂਪ ਨੂੰ _(ਅਨਸੂਆ) ਤੋਂ ਘਟ _ਮੰਨਦਾ _ਹੈ।੧੮। 


ਇਸ ਤਰ੍ਹਾਂ ਦਾ ਉਸ ਦਾ ਸ਼ਿੰਗਾਰ ਵਰਣਨ ਕਰਦਾ ਹਾਂ। (ਉਸ ਦੀ) ਮਹਿਮਾ ਨੂੰ 
ਕਿਹੜਾ _ਕਵੀ _ਕਹਿ ਸਕਦਾ ਹੈ। ਅਜਿਹੇ ਸਰੂਪ ਵਾਲੀ ਨੂੰ _ਅਤ੍ਰੀ ਮੁਨੀ ਨੇ _ਵੇਖ _ਲਿਆ 
(ਜਿਸ ਨੇ) ਰੂਪ ਦੀ ਮਾਨੋ ਬਾਦਸ਼ਾਹੀ ਹੀ ਖੋਹ _ਲਈ _ਹੋਵੇ। _੧੯। 

ਉਸ ਇਸਤਰੀ ਨੇ ਉਸ ਵੇਲੇ ਇਹ ਪ੍ਰਤਿਗਿਆ ਕਰ ਲਈ ਕਿ ਮੈਂ ਉਸ ਨੂੰ ਰੁਚੀ 
ਪੂਰਵਕ ਚਿਤ ਵਿਚ _ਵਸਾ ਕੇ ਵਿਆਹ ਕਰਾਂਗੀ ਜੋ ਪਤੀ ਵਿਆਹ ਕੇ ਮੇਰੇ _ਨਾਲ _ਭੋਗ 
ਨਹੀਂ ਕਰੇਗਾ _ਅਤੇ _ਜੋ ਇਸ ਤਰ੍ਹਾਂ ਦਾ _ਪਵਿਤ੍ਰ _ਕਸ਼ਟ _ਸਹਿ ਸਕਦਾ _ਹੋਵੇਗਾ।੨0। 


੧੮੮ ਸ੍ਰੀ _ਦਸਮ-ਗ੍ਰੰਥ _ਸਾਹਿਬ ਰੁਦੂ _ਅਵਤਾਰ ੧੮੯ 


ਰਿਖਿ ਮਾਨਿ ਬੈਨ ਤਬ ਬਰ੍ਯੋ _ਵਾਹਿ। ਜਨੁ ਲੀਨ ਲੂਟ ਸੀਗਾਰ _ਤਾਹਿ। ਰਿਸ਼ੀ (ਅਤ੍ਰੀ) ਨੇ ਉਸ ਦਾ ਬਚਨ ਮੰਨ ਕੇ ਵਿਆਹ ਕਰ _ਲਿਆ। ਮਾਨੋ ਉਸ 
ਲੈ ਗਯੋ _ਧਾਮਿ ਕਰਿ ਨਾਰਿ ਤਉਨ। ਪਿਤ ਦਤ ਦੇਵ ਮੁਨਿ ਅਤ੍ਰਿ ਜਉਨ। ੨੧। ਸ਼ਿੰਗਾਰ ਲੁਟ _ਲਿਆ ਹੋਵੇ। ਉਸ ਨੂੰ ਇਸਤਰੀ ਬਣਾ ਕੇ ਘਰ ਲੈ ਗਿਆ, ਜੋ ਦੱਤ 


ਅਥ ਰੁਦੁ ਵਤਾਰ ਦਤ ਕਥਨੰ 
ਤੰਮਰ ਛੰਦ 
ਹੁ _ਬਰਖ ਬੀਤ ਕਿਨੋ _ਬਿਵਾਹਿ। ਇਕ ਭਯੋ _ਆਨਿ ਅਉਰੈ ਉਛਾਹਿ। 
ਤਿਹ ਗਏ ਧਾਮਿ ਬੁਹਮਾਦਿ ਆਦਿ। ਕਿਨੀ ਸੁ ਸੇਵ ਤ੍ਰੀਯ ਬਹੁ _ਪ੍ੁਸਾਦਿ। ੨੨। 


ਬਹੁ ਧੂਪ _ਦੀਪ ਅਰੁ _ਅਰਘ _ਦਾਨ। _ਪਾਦਰਘਿ ਆਦਿ ਕਿਨੇ _ਸੁਜਾਨ। 
ਅਵਿਲੋਕਿ ਭਗਤਿ ਤਿਹ ਚਤੁਰ _ਬਾਕ। ਇੰਦ੍ਰਾਦਿ _ਬਿਸਨੁ ਬੈਠੇ ਪਿਨਾਕ। _੨੩। 


ਅਵਿਲੋਕਿ ਭਗਤਿ ਭਏ ਰਿਖ ਪ੍ਰਸੰਨ। ਜੋ ਤਿਹੂ ਮਧਿ ਲੋਕਾਨਿ ਧਨਿ। 
ਕਿਨੋ ਸੁ ਐਸ ਬੁਹਮਾ ਉਚਾਰ। ਤੈ ਪੁਤ੍ਰਵੰਤ ਹੂਜੋ ਕੁਮਾਰਿ। ੨੪। 


ਕੀਅ ਐਸ ਬ੍ੂਹਮਾ ਉਚਾਰ। ਤੈ ਪੁਤ੍ਰ ਪਾਵਸ _ਬਾਰ। 
ਤਬਿ ਨਾਰਿ ਏ ਸੁਨ ਬੈਨ। ਬਹੁ ਆਸੁ ਡਾਰਤ ਨੈਨ। ੨੫॥। 


ਤਬ ਬਾਲ _ਬਿਕਲ _ਸਰੀਰ। ਜਲ _ਸੂਵਤ ਨੈਨ _ਅਧੀਰ। 
ਰੋਮਾਂਚਿ ਗਦ ਗਦ ਬੈਨ। ਦਿਨ ਤੇ ਭਈ ਜਨੁ ਰੈਨ। ੨੬। 


ਰੋਮਾਂਚਿ ਬਿਕਲ _ਸਰੀਰ। _ਤਨ ਕੋਪ ਮਾਨ ਅਧੀਰ। 
ਫਰਕੰਤ ਉਸਟਰੁ ਨੈਨ। ਬਿਨੁ _ਬੁਧ _ਬੋਲਤ _ਬੈਨ। _੨੭। 


ਆੱਹਣ ਛੱਟਾ 
ਸੁਨਿ ਐਸ ਬੈਨ। ਮ੍ਰਗਿਏਸ ਨੈਨ। ਅਤਿ ਰੂਪ ਧਾਮ। ਸੁੰਦਰ ਸੁ ਬਾਮ। ੨੮। 
ਚਲ ਚਾਲ ਚਿਤ। ਪਰਮ ਪਵਿਤ। ਅਤਿ ਕੋਪ ਵੰਤ। ਮੁਨਿ ਤ੍ਰਿਅ ਬਿਅੰਤ। ੨੯। 


ਉਪਟੰਤ ਕੇਸ। ਮੁਨਿ ਤ੍ਰਿਅ ਸੁਦੇਸ। ਅਤਿ ਕੋਪ ਅੰਗਿ। ਸੁੰਦਰ ਸੁਰੰਗ! ੩0। 
ਤੋਰੰਤ ਹਾਰ। _ਉਪਟੰਤ ਬਾਰ। ਡਾਰੰਤ ਧੂਰਿ। ਰੋਖੰਤ ਪੂਰ। _੩੧। 


ਤ#ਰ ਛੰਟਾ 


ਲਖਿ ਕੋਪ ਭੀ ਮੁਨਿ ਨਾਰਿ। ਉਠਿ ਭਾਜ ਬ੍ੁਹਮ ਉਦਾਰ। 
ਸਿਵ ਸੈਗਿ ਲੈ ਰਿਖ ਸਰਬ। _ਭਯਮਾਨ ਹ੍ਹੈ ਤਜਿ ਗਰਬ। ੩੨। 


ਪਿਤਾ _ਅਤ੍ਰੀ ਮੁਨੀ _ਸੀ। _੨੧। 
ਹੁਣ ਰੁਦੂ ਅਵਤਾਰ ਦੱਤ ਦਾ ਕਥਨ 
ਤੰਮਰ ਛੰਦ 

ਵਿਆਹ ਕੀਤੇ ਬਹੁਤ ਸਾਲ ਗੁਜ਼ਰ ਗਏ, (ਤਾਂ ਉਨ੍ਹਾਂ ਦੇ ਘਰ) ਇਕ ਹੋਰ ਉਤਸਾਹ 
ਵਰਧਕ _ (ਇਕੱਠ) _ਹੋਇਆ। _ਉਸ ਦੇ ਘਰ ਆਦਿ ਦੇਵ ਬੁਹਮਾ ਆਦਿ _ਗਏ। ਇਸਤਰੀ 
'ਅਨਸੂਆ” _ਨੇ _ ਉਨ੍ਹਾਂ ਦੀ ਬਹੁਤ _ਰੁਚੀ _ਨਾਲ _ਸੇਵਾ _ਕੀਤੀ।੨੨। 

ਬਹੁਤ _ਧੂਪ-ਦੀਪ ਅਤੇ _ਅਰਘ _ਦਾਨ, _ਪਾਦ _ਅਰਘ _ਆਦਿ _ਦੀ _ਉਸ ਸਿਆਣੀ 
ਇਸਤਰੀ (ਨੇ ਸੇਵਾ _ਕੀਤੀ)। _ਉਸ _ਦੇ ਸਿਆਣੇ ਬੋਲਾਂ _ਅਤੇ ਭਗਤੀ ਨੂੰ ਵੇਖ ਕੇ ਸ਼ਿਵ 
('ਪਿਨਾਕ”), _ਵਿਸ਼ਣੂ _ਅਤੇ _ਇੰਦਰ _ਬੈਠੇ _ਹੋਏ _(ਪ੍ਰਸੰਨ _ਹੋਏ)।੨੩। 

(ਉਸ ਦੇ) ਭਗਤੀ ਵਾਲੇ ਸੁਭਾ ਨੂੰ ਵੇਖ ਕੇ ਰਿਸ਼ੀ ਵੀ ਬਹੁਤ ਪ੍ਰਸੰਨ ਹੋਇਆ ਜੋ 
ਤਿੰਨਾਂ ਲੋਕਾਂ ਵਿਚ ਧੰਨ ਮੰਨਿਆ ਜਾਂਦਾ ਹੈ। (ਉਸ ਵੇਲੇ ਪੁਸੰਨ ਹੋ ਕੇ) ਬੁਹਮਾ ਨੇ ਇਸ 
ਤਰ੍ਹਾਂ ਉਚਾਰਨ _ਕੀਤਾ--ਹੇ ਕੁਮਾਰੀ! _ ਤੂੰ _ਪੁੱਤਰਵੰਤੀ _ਹੋਵੇਂ।੨੪। 

ਬ੍ਰਹਮਾ ਨੇ `ਇਸ ਤਰ੍ਹਾਂ ਉਚਾਰਿਆ ਕਿ ਹੇ ਇਸਤਰੀ ! ਤੂੰ ਪੁੱਤਰ ਪ੍ਰਾਪਤ _ਕਰੇਂ। 


ਤਦ ਇਹ ਬੋਲ ਸੁਣ ਕੇ (ਉਸ) ਇਸਤਰੀ ਦੀਆਂ ਅੱਖਾਂ ਵਿਚੋ ਬਹੁਤ ਹੰਝੂ _ਵਗਣ 
ਲਗੇ ।੨੫। 

ਤਦ ਇਸਤਰੀ _(ਅਨਸੂਆ) _ਦਾ ਸ਼ਰੀਰ ਵਿਆਕੁਲ ਹੋ __ਗਿਆ। (ਉਸ ਦੀਆਂ) ਅੱਖਾਂ 
ਵਿਜੀ ਦੰਗਾ ਮੀ ਮਦ ਵਹੀ ਸੀ ਹਰੀ “ਸਚ ਜਿਤਾ ਹਲ ਕਿਰ ਦਿ 
ਦੇ) ਬੋਲ ਗਦ ਗਦ ਹੋ ਗਏ ਸਨ। (ਉਸ ਲਈ) ਦਿਨ ਨੂੰ ਹੀ ਰਾਤ ਹੋ ਗਈ ਸੀ।੨੬। 

(ਉਸ ਦਾ) ਸ਼ਰੀਰ ਰੋਮਾਂਚਿਤ ਅਤੇ ਵਿਆਕੁਲ ਹੋ __ਗਿਆ। _ਅਧੀਰ ਹੋਕੇ ਸ਼ਰੀਰ 
ਕੋੋਧਵਾਨ ਹੋ _ਗਿਆ। ਉਸ ਦੀਆਂ ਅੱਖਾਂ ਅਤੇ ਹੋਂਠ _ਫਰਕਦੇ ਸਨ ਅਤੇ ਬੁੱਧੀ ਤੋਂ ਬਿਨਾ 
ਬਚਨ _ ਬੋਲਦੀ _ਸੀ।੨੭। 
ਆਹਣ ਛੱਟਾ 

ਇਸ ਤਰ੍ਹਾਂ ਦੇ ਬੋਲ ਸੁਣ ਕੇ ਹਿਰਨਾਂ ਵਰਗੀਆਂ ਅੱਖਾਂ ਵਾਲੀ, _ਅਤਿ ਅਧਿਕ ਰੂਪ 
ਦੀ _ਘਰ ਅਤੇ ਸੁੰਦਰ ਇਸਤਰੀ _ਦਾ।੨੮। _ਪਰਮ _ਪਵਿਤ੍ਰ _ਹਿਰਦਾ _ਵਿਚਲਿਤ ਹੋ __ਗਿਆ। 
(ਅਤ੍ਰੀ) ਮੁਨੀ _ਦੀ _ ਇਸਤਰੀ _ਬੇਅੰਤ ਗੁੱਸਾ _ਕਰ _ਕੇ _ਕ੍ਰੋਧਵਾਨ (ਹੋ _ਗਈ)।੨੯। 

(ਉਹ) _ਵਾਲ _ਪੁਟਦੀ _ਹੈ। _ ਸੁੰਦਰ _ਸ਼ਰੀਰ _('ਸੁਦੇਸ') _ਵਾਲੀ _ਮੁਨੀ _ਦੀ _ਇਸਤਰੀ 
ਬਹੁਤ ਕ੍ਰੋਧਵਾਨ ਹੈ। _ਬਹੁਤ ਸੁੰਦਰ ਰੂਪ ਵਾਲੀ ਹੈ।੩0। ਹਾਰ ਤੋੜ ਰਹੀ ਹੈ, (ਸਿਰ ਦੇ) 
ਵਾਲਾਂ ਨੂੰ ਪੁਟਦੀ ਹੈ ਅਤੇ (ਉਨ੍ਹਾਂ ਵਿਚ) ਮਿੱਟੀ ਪਾਉਂਦੀ ਹੈ ਅਤੇ ਕ੍ਰੋਧ ਨਾਲ ਭਰੀ ਹੋਈ 
ਹੰ।੩੧। 
ਤੌੱਮਰ ਛੰਦ 

ਕੋਧਵਾਨ ਹੋਈ ਮੁਨੀ ਦੀ ਇਸਤਰੀ ਨੂੰ ਵੇਖ ਕੇ, ਉਦਾਰ _ਬੂਹਮਾ ਉਠ ਕੇ ਭਜ 
ਚਲਿਆ। ਸ਼ਿਵ ਸਾਰੇ ਰਿਸ਼ੀਆਂ ਨੂੰ ਨਾਲ ਲੈ ਕੇ ਅਤੇ ਹੰਕਾਰ ਨੂੰ ਛਡ ਕੇ ਭੈਮਾਨ ਹੋ 
”"ਗਿਆ।੩੨। 


੧੯0 


ਸੀ _ਦਸਮ-ਗ੍ੰਥ _ਸਾਹਿਬ 


ਤਬ ਕੋਪ ਕੈ ਮੁਨਿ ਨਾਰਿ। ਸਿਰ ਕੇਸ ਜਟਾ ਉਪਾਰਿ। 
ਕਰਿ ਸੋ ਜਬੈ ਕਰ ਮਾਰ। ਤਬ ਲੀਨ ਦਤ ਅਵਤਾਰ। ੩੩। 


ਕਰ _ਬਾਮ ਮਾਤ੍ਹ _ਸਮਾਨ। _ਕਰੁ _ਦਛਨਤ੍ਰਿ ਪੁਮਾਨ। 
ਕੀਆ ਪਾਨ ਭੋਗ _ਬਿਚਾਰ। ਤਬ ਭਏ _ਦਤ ਕੁਮਾਰ। ੩੪੧ 


ਅਨਭੂਤ ਉਤਮ _ਗਾਤ। _ਉਚਰੰਤ _ਸਿੰਮ੍ਰਿਤ _ਸਾਤ। 

ਮੁਖਿ ਬੇਦ ਚਾਰ ਰੜੰਤ। ਉਪਜੋ ਸੁ ਦਤ ਮਹੰਤ। ੩੫। 
ਸਿਵ ਸਿਮਰਿ ਪੂਰਬਲ ਸ੍ਰਾਪ। ਬਪੁ ਦਤ ਕੋ ਧਰਿ ਆਪ। 
ਉਪਜਿਓਨਿਸੂਆ _ਧਾਮਿ। ਅਵਤਾਰ ਪ੍ਰਿਥਮ ਸੁ _ਤਾਮ। _੩੬। 


ਪਾਧਰਾੀਂ ਛੰਟ 


ਉਪਜਿਓ ਸੁ _ਦਤ ਮੋਨੀ ਮਹਾਨ। ਦਸ ਚਾਰ ਚਾਰ _ਬਿਦਿਆ _ਨਿਧਾਨ। 
ਸਾਸਤ੍ਰਗਿ ਸੁਧ ਸੁੰਦਰ ਸਰੂਪ। ਅਵਧੂਤ ਰੂਪ ਗਣ ਸਰਬ ਭੂਪ। _੩੭। 


ਸੈਨਿਆਸ ਜੋਗ _ਕਿਨੋ ਪ੍ਰਕਾਸ। _ਪਾਵਨ _ਪਵਿਤ _ਸਰਬਤ੍ਰ _ਦਾਸ। 
ਜਨ _ਧਰਿਓ ਆਨਿ ਬਪੁ ਸਰਬ ਜੋਗ। ਤਜਿ ਰਾਜ ਸਾਜ ਅਰੁ ਤਿਆਗ ਭੋਗ। ੩੮। 


ਆਛਿਜ ਰੂਪ ਮਹਿਮਾ ਮਹਾਨ। ਦਸ _ਚਾਰਵੰਤ _ਸੋਭਾ _ਨਿਧਾਨ। 
ਰਵਿ ਅਨਿਲ ਤੇਜ ਜਲ ਸੋ ਸੁਭਾਵ। ਉਪਜਿਆ ਜਗਤ ਸੰਨ੍ਯਾਸ _ਰਾਵ। _੩੯। 


ਸੰਨ੍ਯਾਸ ਰਾਜ ਭਏ _ਦਤ ਦੇਵ। ਰੁਦਰਾ ਵਤਾਰ ਸੁੰਦਰ ਅਜੇਵ। 
ਪਾਵਕ _ਸਮਾਨ ਭਯੇ ਤੇਜ ਜਾਸੁ। _ਬਸੁਧਾ ਸਮਾਨ ਧੀਰਜ ਸੁ _ਤਾਸੁ। ੪0। 


ਪਰਮੰ ਪਵਿਤ੍ਰ ਭਏ ਦੇਵ ਦਤ। ਆਛਿਜ ਤੇਜ ਅਰੁ _ਬਿਮਲ ਮਤਿ। 
ਸੋਵਰਣ ਦੇਖਿ ਲਾਜੰਤ _ਅੰਗ। _ਸੋਭੰਤ ਸੀਸ ਗੰਗਾ _ਤਰੰਗ। _੪੧। 


ਆਜਾਨ _ਬਾਹੁ _ਅਲਿਪਤ _ਰੂਪ। _ਆਦਗ ਜੋਗ ਸੁੰਦਰ _ਸਰੂਪ। 
ਬਿਭੂਤ ਅੰਗ ਉਜਲ ਸੁ _ਬਾਸ। _ਸੈਨਿਆਸ ਜੋਗ _ਕਿਨੌ ਪੁਕਾਸ। ੪੨। 


ਅਵਿਲੋਕਿ ਅੰਗ ਮਹਿਮਾ ਅਪਾਰ। _ਸੈਨਿਆਸ ਰਾਜ _ਉਪਜਾ _ਉਦਾਰ। 
ਅਨਭੂਤ _ਗਾਤ ਆਭਾ _ਅਨੰਤ। _ਮੋਨੀ ਮਹਾਨ ਸੋਭਾ _ਲਸੰਤ। ੪੩। 


ਰੁਦੂ ਅਵਤਾਰ ੧੯੧ 


ਤਦ ਕ੍ਰੋਧ ਕਰ ਕੇ ਮੁਨੀ ਦੀ ਇਸਤਰੀ ਨੇ ਸਿਰ ਤੋਂ ਵਾਲਾਂ ਦੀ ਜਟਾ ਪੁਟ ਸੁਟੀ। 
ਜਦ (ਉਸ ਨੇ) ਹੱਥ ਉਤੇ ਹੱਥ ਮਾਰਿਆ ਤਦ ਦੌਤ ਨੇ ਅਵਤਾਰ _ਲਿਆ (ਭਾਵ - ਜਨਮ 
"ਲਿਆ)।੩੩। 


ਖੋਬਾ ਹੱਥ ਮਾਤਾ ਦੇ ਸਮਾਨ ਹੈ ਅਤੇ ਸੱਜਾ ਹੱਥ _ਪਿਤਾ _(ਅਤ੍ਰੀ) ਰੂਪ ਵਿਚ ਮੰਨਣਾ 
ਚਾਹੀਦਾ _ਹੈ। _(ਜਦ ਇਸਤਰੀ ਨੇ) ਹੱਥਾਂ ਦਾ ਭੋਗ ਕੀਤਾ (ਅਰਥਾਤ - ਹੱਥ _ਨਾਲ ਹੱਥ 
ਰਗੜਿਆ) ਤਾਂ ਦੱਤ ਪੁੱਤਰ ਪੈਦਾ _ਹੋਇਆ।੩੪। 

ਅਦਭੁਤ ਅਤੇ _ਉਤਮ _ ਸ਼ਰੀਰ _ਵਾਲਾ (ਦੱਤ) _ਸੌਤਾਂ _ਸਮਿਿਤੀਆਂ ਦਾ ਉਚਾਰਨ _ਕਰਦਾ 
ਹੈ। ਮੂੰਹ ਨਾਲ ਚਾਰੇ _ਵੇਦ ਰਟਦਾ ਹੈ। _(ਇਸ ਪ੍ਰਕਾਰ) ਮਹਾਨ ਦੱਤ ਪੈਂਦਾ ਹੋਇਆ ਹੈ।੩੫। 

ਸ਼ਿਵ ਨੇ _ਪੂਰਬਲਾ _ਸਰਾਪ _ਯਾਦ _ਕੀਤਾ ਅਤੇ (ਉਸ ਨੇ) ਆਪ ਆ ਕੇ ਦੱਤ ਦਾ 
ਸ਼ਰੀਰ _ਧਾਰਨ _ ਕੀਤਾ। _ ਅਨਸੂਆ _ਦੇ _ਘਰ _ਪੈਂਦਾ _ਹੋਇਆ। _(ਉਸ ਦਾ) ਇਹ ਪਹਿਲਾ 
ਅਵਤਾਰ _ਹੋਇਆ।੩੬। 
ਪਧਰ ਛੰਦ 

ਮਹਾ _ਮੋਨੀ ਸਰੂਪ ਵਾਲਾ ਦੱਤ ਪੈਦਾ ਹੋਇਆ, ਜੋ _ਅਠਾਰ੍ਹਾਂ _ਵਿਦਿਆਵਾਂ ਦਾ ਖ਼ਜ਼ਾਨਾ 
ਸੀ। _(ਉਹ) ਸ਼ਾਸਤਰਾਂ ਦਾ _ਗਿਆਤਾ _ਅਤੇ ਸ਼ੁੱਧ _ਸੁੰਦਰ ਸਰੂਪ _ਵਾਲਾ _ਸੀ ਅਤੇ _ਅਵਧੂਤ 
ਰੂਪ ਵਾਲਾ _ ਅਤੇ _ ਸਾਰਿਆਂ _ਗਣਾਂ _ਦਾ ਰਾਜਾ _ਸੀ।੩੭। 

(ਉਸ ਨੇ) ਸੈਨਿਆਸ ਅਤੇ ਯੋਗ ਦਾ ਪੁਕਾਸ਼ _ਕੀਤਾ। (ਉਹ) ਪਾਵਨ, ਪਵਿਤ੍ਰ _ਅਤੇ 
ਸਭ _ਦਾ ਦਾਸ ਸੀ। ਮਾਨੋ ਸਾਰਿਆਂ ਯੋਗਾਂ ਨੇ ਆ ਕੇ ਸ਼ਰੀਰ ਧਾਰਨ ਕੀਤਾ ਹੋਵੇ। (ਉਸ 
ਨੇ) ਰਾਜ _ਸਾਜ _ਅਤੇ _ ਭੋਗ _ਤਿਆਗ _ ਦਿੱਤੇ _ਸਨ।੩੮। 

(ਉਹ) _ਨ ਨਸ਼ਟ _ਹੋਣ ਵਾਲੇ ਰੂਪ ਵਾਲਾ, _ਮਹਾਨ _ਮਹਿਮਾ _ਵਾਲਾ, __ ਚੌਦਾਂ 
(ਵਿਦਿਆਵਾਂ) ਵਾਲਾ _ਅਤੇ _ ਸ਼ੋਭਾ _ਦਾ ਖ਼ਜ਼ਾਨਾ _ਸੀ। ਸੂਰਜ, _ਵਾਯੂ, _ਅਗਨੀ _ਅਤੇ _ਜਲ ਦੇ 
ਸੁਭਾ _ਵਾਲਾ _ਸੀ। _ (ਉਹ) _ 'ਸੈਨਿਆਸ-ਰਾਜ” _ ਵਜੋਂ ਜਗਤ ਵਿਚ _ਧੈਦਾ _ਹੋਇਆ।੩੯। 

ਦੱਤ ਸੈਨਿਆਸ-ਰਾਜ ਦੇ ਰੂਪ ਵਿਚ ਪੈਂਦਾ ਹੋਇਆ (ਜੋ) ਨ ਜਿਤੇ ਜਾ ਸਕਣ 
ਵਾਲੇ ਰੁਦੂ ਦਾ ਅਵਤਾਰ _ਸੀ। ਜਿਸ ਦਾ ਤੇਜ ਅਗਨੀ ਵਰਗਾ _ਸੀ। _ਉਸ ਦਾ ਧੀਰਜ 
ਧਰਤੀ ਵਰਗਾ ਸੀ।80। 

ਦੱਤ ਦੇਵ ਪਰਮ ਪਵਿਤ੍ਰ ਹੋਇਆ ਸੀ। (ਉਸ ਦਾ) ਤੇਜ ਅਣਛਿਜ ਸੀ ਅਤੇ ਬੁੱਧੀ 
ਨਿਰਮਲ _ਸੀ। (ਜਿਸ ਦਾ) ਸ਼ਰੀਰ ਵੇਖ ਕੇ ਸੋਨਾ ਲਜਿਤ ਹੁੰਦਾ ਸੀ ਅਤੇ ਸਿਰ ਉਤੇ ਗੰਗਾ 
ਦੀਆਂ _ ਲਹਿਰਾਂ ਵਾਂਗ _ (ਜਟਾਵਾਂ) _ਸ਼ੋਭਦੀਆਂ _ਸਨ।੪੧। 

(ਉਸ ਦੀਆਂ) ਗੋਡਿਆਂ ਤਕ ਬਾਂਹਵਾਂ ਸਨ ਅਤੇ _ਨਿਰਲਿਪਤ ਰੂਪ _ਸੀ। ਪ੍ਰਚੰਡ ਯੋਗ 
ਵਾਲਾ _ਅਤੇ _ ਸੁੰਦਰ ਸਰੂਪ _ਵਾਲਾ _ਸੀ। _ਅੰਗਾਂ _ਉਪਰ _ਲਗੀ _ਵਿਭੂਤੀ ਤੋਂ _ਉਜਲੀ _ਵਾਸਨਾ 
ਆਉਂਦੀ _ਸੀ। (ਉਸ ਨੇ) ਸੈਨਿਆਸ ਯੋਗ _ਦਾ ਪੁੁਕਾਸ਼ _ਕੀਤਾ _ਸੀ।੪੨। 

(ਉਸ ਦੇ) ਅੰਗਾਂ ਦੀ ਮਹਿਮਾ ਅਪਰ _ ਅਪਾਰ _ਦਿਸਦੀ _ਸੀ। _(ਇਸ ਪ੍ਰਕਾਰ) 
ਸੈਨਿਆਸ ਰਾਜ _ਧੈਦਾ ਹੋਇਆ ਸੀ। (ਉਸ ਦਾ) ਸ਼ਰੀਰ ਅਦਭੁਤ _ਸੀ ਅਤੇ ਅਨੰਤ ਚਮਕ 
ਦਮਕ _ਸੀ। _(ਉਹ) ਮਹਾਨ _ਮੋਨੀ ਸੀ _(ਅਤੇ _ਉਸ _ਦੀ) ਸ਼ੋਭਾ ਚਮਕਦੀ _ਸੀ।੪੩। 


੧੯੨ 


ਸੀ _ਦਸਮ-ਗ੍ਰੰਥ _ਸਾਹਿਬ 


ਆਭਾ ਅਪਾਰ ਮਹਿਮਾ _ਅਨੰਤ। ਸੰਨ੍ਯਾਸ ਰਾਜ _ਕਿਨੋ _ਬਿਅੰਤ। 
ਕਾਂਪਿਆ ਕਪਟੁ ਤਿਹ ਉਦੇ ਹੋਤ। ਤਤ ਛਿਨ ਅਕਪਟ _ਕਿਨੋ _ਉਦੋਤ। 88। 


ਮਹਿਮਾ _ਅਛਿਜ _ਅਨਭੂਤ _ਗਾਤ। _ਆਵਿਲੋਕਿ ਪੁਤੁ _ਚਕਿ ਰਹੀ _ਮਾਤ। 

ਦੇਸਨ ਬਿਦੇਸ ਚਕਿ ਰਹੀ ਸਰਬ। ਸੁਨਿ ਸਰਬ ਰਿਖਿਨ ਤਜਿ ਦੀਨ ਗਰਬ। _੪੫। 
ਸਰਬਤ _ਪ੍ਯਾਲ ਸਰਬਤ _ਅਕਾਸ। ਚਲ _ਚਾਲ ਚਿਤੁ ਸੁੰਦਰ ਸੁ _ਬਾਸ। 
ਕੰਪਾਇਮਾਨ _ਹਰਖੰਤ ਰੋਮ। _ਆਨੰਦਮਾਨ ਸਭ _ਭਈ _ਭੋਮ। _੪8੬। 


ਥਰਹਰਤ _ਭੂਮਿ ਆਕਾਸ _ਸਰਬ। _ਜਹ _ਤਹ _ਰਿਖੀਨ ਤਜਿ ਦੀਨ _ਗਰਬ। 
ਬਾਜੇ ਬਜੰਤੁ ਅਨੇਕ ਗੈਨ। ਦਸ ਦਿਉਸ ਪਾਇ ਦਿਖੀ ਨ ਰੈਣ। ੪੭। 


ਜਹ ਤਹ _ਬਜੰਤ੍ਰ ਬਾਜੇ _ਅਨੇਕ। _ਪੁਗਟਿਆ ਜਾਣੂ _ਬਪੁ ਧਰਿ _ਬਿਬੇਕ। 
ਸੋਭਾ ਅਪਾਰ _ਬਰਨੀ ਨ __ਜਾਇ। ਉਪਜਿਆ ਆਨ ਸੰਨ੍ਯਾਸ ਰਾਇ। _੪੮। 


ਜਨਮੰਤ ਲਾਗਿ _ਉਠ ਜੋਗ _ਕਰਮ। _ਹਤਿ ਕੀਓ ਪਾਪ _ਪਰਚੁਰਿਓ ਧਰਮ। 
ਰਾਜਾਧਿਰਾਜ ਬਡ _ਲਾਗ _ਚਰਨ। _ਸੈਨਿਆਸ ਜੋਗ _ਉਠਿ ਲਾਗ _ਕਰਨ। _੪੯। 


ਅਤਿਭੁਤਿ ਅਨੂਪ ਲਖਿ ਦਤ ਰਾਇ। ਉਠਿ ਲਗੇ ਪਾਇ ਨ੍ਰਿਪ ਸਰਬ ਆਇ। 
ਅਵਿਲੋਕਿ ਦਤ ਮਹਿਮਾ ਮਹਾਨ। ਦਸ ਚਾਰ ਚਾਰ _ਬਿਦਿਆ _ਨਿਧਾਨ। _੫0। 


ਸੋਭੈਤ ਸੀਸ ਜਤ ਕੀ ਜਟਾਨ। ਨਖ ਨੇਮ ਕੇ ਸੁ ਬਢਏ ਮਹਾਨ। 
ਬਿਭ੍ਰਮ ਬਿਭੂਤ ਉਜਲ ਸੋ_ਸੋਹ। ਦਿਜ ਚਰਜ ਤੁਲਿ ਮ੍ਰਿਗ ਚਰਮ _ਅਰੋਹ। _੫੧। 
ਮੁਖ ਸਿਤ ਬਿਭੂਤ ਲੈਗੋਟ _ਬੈਦ। ਸੈਨ੍ਯਾਸ _ਚਰਜ _ਤਜਿ ਛੰਦ _ਬੰਦ। 
ਆਸੁਨਕ ਸੁਨਿ _ਅਨਵ੍ ਯਕਤ _ਅੰਗ। _ਆਛਿਜ _ਤੇਜ ਮਹਿਮਾ ਸੁਰੰਗ। ੫੨। 


ਇਕ ਆਸ ਚਿਤ ਤਜਿ ਸਰਬ _ਆਸ। _ਅਨਭੂਤ _ਗਾਤ _ਨਿਸ _ਦਿਨ _ਉਦਾਸ। 
ਮੁਨਿ ਚਰਜ ਲੀਨ ਤਜਿ ਸਰਬ _ਕਾਮ। ਆਰਕਤਿ ਨੇਤ _ਜਨੁ ਧਰਮ _ਧਾਮ। _੫੩। 


ਰੁਦੂ ਅਵਤਾਰ ੧੯੩ 


(ਉਸ ਦੀ) ਅਪਾਰ ਕਾਂਤੀ ਅਤੇ ਬੇਅੰਤ ਮਹਿਮਾ ਸੀ। (ਉਹ) ਸੈਨਿਆਸ ਰਾਜ ਬੇਅੰਤ 
(ਸ਼ਕਤੀ ਵਾਲਾਂ) ਸੀ। _ਉਸ ਦੇ ਜਨਮ ਲੈਂਦਿਆਂ ਹੀ ਕਪਟ ਕੰਬਣ ਲਗ ਗਿਆ _ਸੀ। (ਉਸ 
ਨੇ) _ਉਸੇ ਵੇਲੇ _'ਅਕਪਟ” ਨੂੰ ਪੁਗਟ _ ਕਰ _ਦਿੱਤਾ।੪੪। 

ਉਸ ਦੀ ਮਹਿਮਾ ਨ ਛਿਜਣ ਵਾਲੀ ਸੀ ਅਤੇ ਸ਼ਰੀਰ ਅਦਭੁਤ _ਸੀ। (ਅਜਿਹੇ) 
ਪੁੰਤਰ ਨੂੰ ਵੇਖ _ਕੇ ਮਾਤਾ _ਹੈਰਾਨ _ਰਹਿ _ਗਈ। _ ਦੇਸਾਂ _ਵਿਦੇਸਾਂ ਵਿਚ _ਸਭ _ਲੋਕ _ਹੈਰਾਨ 


ਵਸਣ ਵਾਲਿਆਂ ਦੇ) ਚਿਤ ਵਿਚ ਹਲਚਲ _ਮਚ _ਗਈ। _ (ਸ਼ਰੀਰ) ਕੰਬਣ ਲਗੇ ਸਨ ਅਤੇ 
ਖੁਸ਼ੀ ਨਾਲ _ਰੋਮ _ਖੜੇ ਹੋ ਗਏ _ਸਨ। ਸਾਰੀ ਭੂਮੀ _ਆਨੰਦਮਈ ਹੋ ਗਈ _ਸੀ।੪੬। 

ਸਾਰਾ ਆਕਾਸ਼ ਅਤੇ ਧਰਤੀ ਕੰਬ ਰਹੀ _ਸੀ। ਜਿਥੇ ਕਿਥੇ ਰਿਸ਼ੀਆਂ ਨੇ ਹੰਕਾਰ ਛਡ 
ਦਿੱਤਾ ਸੀ। ਆਕਾਸ਼ ਵਿਚ ਅਨੇਕ ਤਰ੍ਹਾਂ ਦੇ _ਵਾਜੇ ਵਜ _ਰਹੇ _ਸਨ। ਦਸ ਦਿਨ ਰਾਤ ਪਈ 
ਦਿਖੀ ਹੀ _ਨਹੀਂ।੪੭। 

ਜਿਥੇ ਕਿਥੇ ਅਨੇਕ ਤਰ੍ਹਾਂ ਦੇ ਵਾਜੇ ਵਜ _ਰਹੇ ਹਨ, ਮਾਨੋ ਵਿਵੇਕ ਨੂੰ ਧਾਰਨ _ਵਾਲਾ 
ਸ਼ਰੀਰ ਪ੍ਰਗਟ ਹੋਇਆ ਹੈ। (ਉਸ ਦੀ) ਅਪਾਰ ਸ਼ੋਭਾ ਹੈ (ਜਿਸ ਦਾ) ਵਰਣਨ ਨਹੀਂ ਕੀਤਾ 
ਜਾ _ਸਕਦਾ। _(ਇਸ ਤਰ੍ਹਾਂ) ਆ ਕੇ _ਸੈਨਿਆਸ ਰਾਜ ਪੈਦਾ ਹੋਇਆ _ਹੈ।੪੮। 

ਜੋਮਦਿਆਂ ਹੀ ਯੋਗ _ਕਰਮ _ਵਿਚ ਲਗ _ਗਿਆ ਹੈ। ਪਾਪਾਂ ਨੂੰ ਨਸ਼ਟ ਕਰ ਕੇ ਧਰਮ 
ਦਾ ਪੁਚਾਰ ਕੀਤਾ ਹੈ। ਵੱਡੇ ਵੌਡੇ ਰਾਜੇ ਮਹਾਰਾਜੇ _ਚਰਨੀਂ ਆ ਲਗੇ ਹਨ ਅਤੇ ਉਠ ਕੇ 
ਸੈਨਿਆਸ _ ਯੋਗ _ ਕਰਨ _ਵਿਚ _ ਲੀਨ _ਹੋ ਗਏ _ ਹਨ।੪8੯। 

ਦੱਤ _ਰਾਜ _ਅਦਭੁਤ _ਅਤੇ _ਅਨੁਪਮ _(ਰੂਪ _ਵਾਲਾ) _ਦਿਖਦਾ _ਹੈ। _ਸਾਰੇ _ਰਾਜੇ _ਉਠ 
ਕੇ (ਉਸ ਦੀ) ਚਰਨੀ ਆ ਲਗੇ _ਹਨ। ਮਹਾਨ ਮਹਿਮਾ ਵਾਲੇ ਦੱਤ ਨੂੰ ਵੇਖਦੇ ਹਨ ਜੋ 
ਅਠਾਰ੍ਹਾਂ _ਵਿਦਿਆਵਾਂ _ਦਾ ਗਿਆਤਾ _ਹੈ।੫0। 

(ਉਸ ਦੇ) ਸਿਰ ਉਤੇ ਜਤ ਦੀਆਂ ਜਟਾਵਾਂ ਸ਼ੋਭਦੀਆਂ ਹਨ ਅਤੇ ਹੱਥ ਵਿਚ ਨਿਯਮ 
ਦੇ ਨੌਂਹ ਵਧਾਏ ਹੋਏ _ਹਨ। ਭਰਮਾਂ ਤੋਂ ਰਹਿਤ ਹੋਣ ਦੀ ਅਵਸਥਾ ਹੀ (ਉਸ ਦੇ ਸ਼ਰੀਰ 
ਉਤੇ) _ਉਜਲੀ _ਵਿਭੂਤੀ _ਸ਼ੋਭ _ਰਹੀ _ਹੈ। _ ਬ੍ਰਾਹਮਣ _ਕਰਮ _ਹੀ__ਮ੍ਗਿਛਾਲਾ _ਉਪਰ _ ਬੈਠਣਾ 
ਹੰ।੫੧। 

ਮੁਖ _ਦੀ _ਉਜਲੀ _ਵਿਕੂਤੀ ਮਾਨੋ _ਲੈਗੋਟ ਬੰਦ _ਹੈ। _ਛਲ _ਕਪਟ ਦਾ ਤਿਆਗ _ਹੀ 
ਸੈਨਿਆਸ _ਕਰਮ _ਹੈ। ਸੁੰਨ ਸਮਾਧੀ ਹੀ (ਉਸ ਦਾ) ਆਸਨ ਹੈ ਅਤੇ ਮੋਹ ਤੋਂ ਵਿਰਕਤੀ 
ਹੀ (ਯੋਗ ਦੇ) ਅੰਗ _ਹਨ। ਨ ਛਿਜਣ ਵਾਲਾ ਤੇਜ ਹੀ (ਉਸ ਦੀ) ਸੁੰਦਰ ਮਹਿਮਾ ਹੈ।੫੨। 

(ਉਸ ਨੇ) ਚਿਤ ਵਿਚ ਇਕੋ _(ਸੈਨਿਆਸ ਯੋਗ ਦੀ) ਆਸ ਰਖ ਕੇ ਬਾਕੀ ਸਾਰੀਆਂ 
ਆਸਾਂ _ਛਡ _ ਦਿੱਤੀਆਂ _ਹਨ। _(ਉਸ ਦਾ) ਅਦਭੁਤ _ ਸ਼ਰੀਰ _ਸਦਾ _ ਉਦਾਸ _ (ਨਿਰਲਿਪਤ) 
ਰਹਿੰਦਾ _ਹੈ। _ਸਾਰੀਆਂ ਕਾਮਨਾਵਾਂ ਦਾ ਤਿਆਗ ਹੀ (ਉਸ ਦਾ) ਮੁਨੀ ਕਰਮ _ਹੈ। (ਉਸ 
ਦੇ) ਲਾਲੀ _ਰਹਿਤ _(ਆਰਕਤ) _ ਨੈਣ ਮਾਨੋ ਧਰਮ _ਦਾ _ਘਰ _ ਹਨ।੫੩। 


੧੯੪ 


ਸੀ _ਦਸਮ-ਗ੍ਰੰਥ _ਸਾਹਿਬ 


ਅਬਿਕਾਰ ਚਿਤ _ਅਣਡੋਲ _ਅੰਗ। _ਜੁਤ ਧਿਆਨ ਨੇਤਰ _ਮਹਿਮਾ _ਅਭੰਗ। 
ਧਰਿ ਏਕ ਆਸ _ਅਉਦਾਸ _ਚਿਤ। ਸੈਨਿਯਾਸ ਦੇਵ ਪਰਮੌ ਪਵਿਤ। ੫੪। 


ਅਵਧੂਤ _ਗਾਤ ਮਹਿਮਾ _ਅਪਾਰ। _ਸੂਤਿ ਗਿਆਨ ਸਿੰਧੁ _ਬਿਦਿਆ ਉਦਾਰ। 
ਮੁਨਿ ਮਨਿ ਪੁਰਬੀਨ _ਗੁਨਿ ਗਨ _ਮਹਾਨ। ਜਨੁ _ਭਯੋ ਪਰਮ ਗਿਆਨੀ ਮਹਾਨ। _੫੫। 


ਕਬਹੂੰ ਨ ਪਾਪ ਜਿਹ ਛੁਹਾ ਅੰਗ। _ਗੁਨਿ ਗਨ ਸੰਪੰਨ ਸੁੰਦਰ ਸੁਰੰਗ। 
ਲੰਗੋਟਬੰਦ _ਅਵਧੂਤ _ਗਾਤ। _ਚਕਿ _ਰਹੀ ਚਿਤ _ਅਵਲੋਂਕਿ _ਮਾਤ। _੫੬। 


ਸੈਨਿਯਾਸ ਦੇਵ _ਅਨਭੂਤ _ਅੰਗ। _ਲਾਜੰਤ ਦੇਖਿ ਜਿਹ ਦੁਤਿ _ਅਨੰਗ। 
ਮੁਨਿ ਦਤ ਦੇਵ ਸੰਨ੍ਯਾਸ ਰਾਜ। ਜਿਹ _ਸਧੇ ਸਰਬ _ਸੈਨ੍ਯਾਸ _ਸਾਜ। _੫੭। 


ਪਰਮੰ ਪਵਿਤ੍ਰ ਜਾ ਕੇ ਸਰੀਰ। ਕਬਹੂੰ ਨ ਕਾਮ ਕਿਨੋ ਅਧੀਰ। 
ਜਟ ਜੋਗ ਜਾਸੁ _ਸੋਭੰਤ ਸੀਸ। ਅਸ ਧਰਾ ਰੂਪ ਸੰਨਿਯਾਸ ਈਸ। _੫੮। 


ਆਭਾ ਅਪਾਰ _ਕਥਿ ਸਕੈ ਕਉਨ। ਸੁਨਿ ਰਹੈ ਜਛ ਗੰਧੂਬ _ਮਉਨ। 
ਚਕਿ ਰਹਿਓ ਬੂਹਮ ਆਭਾ _ਬਿਚਾਰਿ। _ਲਾਜਯੋ __ਅਨੰਗ ਆਭਾ _ਨਿਹਾਰਿ। ੫੯। 


ਅਤਿ _ਗਿਆਨਵੰਤ ਕਰਮਨ ਪ੍ਰਬੀਨ। _ਅਨ੍ਆਸ ਹਰਿ ਕੋ __ਅਧੀਨ। 
ਛਬਿ ਦਿਪਤ ਕੋਟ ਸੂਰਜ ਪੂਮਾਨ। ਚਕ _ਰਹਾ ਚੰਦ ਲਖਿ ਆਸਮਾਨ। ੬0। 


ਉਪਜਿਯਾ ਆਪ _ਇਕ ਜੋਗ _ਰੂਪ। ਪੁਨਿ ਲਗੋ ਜੋਗ ਸਾਧਨ ਅਨੂਪ। 
ਪ੍ਰਿਥਮ ਛਾਡਿ ਉਠਿ ਚਲਾ _ਦਤ। ਪਰਮ ਪਵਿਤ੍ਰ _ਨਿਰਮਲੀ _ਮਤਿ। ੬੧। 


ਹੈ 


ਘ 


ਜਬ ਜੋਗ ਬਹੁ ਦਿਨ ਪ੍ਰਮਾਨ। ਤਬ ਕਾਲ ਦੇਵ _ਰੀਝੇ ਨਿਦਾਨ। 
ਇਮਿ ਭਈ _ਬਿਓਮਬਾਨੀ _ਬਨਾਇ। ਤੁਮ ਸੁਣਹੁ ਬੈਨ ਸੈਨ੍ਯਾਸ ਰਾਇ। ੬੨। 


ਆਕਾਸ਼ _ਠਾਨੀ ਕੱਦ _ਟਤ ਪ/ਤ' 
ਪਾਹੜਾ ਛੱਟਾ 
ਗੁਰ ਹੀਣ ਮੁਕਤਿ ਨਹੀ ਹੋਤ ਦਤ। ਤੁਹਿ ਕਹੋ ਬਾਤ ਸੁਨਿ ਬਿਮਲ ਮਤ। 
ਗੁਰ ਕਰਹਿ ਪ੍ਰਿਥਮ ਤਬ ਹੋਗਿ ਮੁਕਤਿ। ਕਹਿ ਦੀਨ ਕਾਲ ਤਿਹ ਜੋਗ ਜੁਗਤ। ੬੩। 


ਰੁਦੂ ਅਵਤਾਰ ੧੯੫ 


(ਉਸ ਦਾ) ਵਿਕਾਰਾਂ ਤੋਂ ਰਹਿਤ ਚਿਤ ਹੀ ਮਾਨੋ ਸ਼ਰੀਰ ਦੇ ਅੰਗਾਂ ਨੂੰ ਅਡੋਲ ਰਖਣਾ 
ਹੈ। ਨ ਨਸ਼ਟ ਹੋਣ ਵਾਲੀ ਮਹਿਮਾ _ਵਾਲੇ ਧਿਆਨ ਯੁਕਤ ਨੇਤਰ _ਹਨ। ਇਕ ਆਸ ਧਰ 
ਕੇ ਚਿਤ ਨੂੰ ਉਦਾਸ _(ਨਿਰਲਿਪਤ) ਰਖਿਆ ਹੋਇਆ ਹੈ। (ਉਹ) ਪਰਮ ਪਵਿਤ੍ਰ _ਸੈਨਿਆਸ 
ਦੇਵ ਹੈ।੫੪। 

(ਉਸ ਦਾ) ਸ਼ਰੀਰ ਪਾਪ ਰਹਿਤ ਹੈ ਅਤੇ ਅਪਾਰ ਮਹਿਮਾ _ਵਾਲਾ _ਹੈ। _ਵੇਦ-ਗਿਆਨ 
ਅਤੇ _ਵਿਦਿਆਵਾਂ _ਦਾ _ਉਦਾਰ ਸਮੁੰਦਰ _ਹੈ। _(ਉਹ) ਮੁਨੀ _ਪੁਬੀਨ _ਮਨ _ਵਾਲਾ _ਹੈ ਅਤੇ 
ਮਹਾਨ _ਗੁਣਾਂ _ਵਾਲਾ _ਹੈ। _ਮਾਨੋ ਬੜਾ ਵੱਡਾ _ਗਿਆਨੀ _ਧੈਦਾ ਹੋਇਆ _ਹੈ।੫੫। 

ਜਿਸ ਦੇ ਸ਼ਰੀਰ ਨੂੰ ਕਦੇ ਪਾਪ ਨੇ ਛੋਹਿਆ ਨਹੀਂ ਹੈ। _(ਉਹ) ਸਾਰਿਆਂ ਗੁਣਾਂ ਨਾਲ 
ਸੰਪੰਨ _ਹੈ ਅਤੇ ਸੁੰਦਰ _ਸ਼ਰੀਰ _ਵਾਲਾ _ਹੈ। _(ਉਹ) _ਲੌਗੋਟ _ਧਾਰੀ _ਪਵਿਤੁ ਸ਼ਰੀਰ _ਵਾਲਾ 
ਹੈ। ਮਾਤਾ (ਉਸ ਨੂੰ) ਵੇਖ ਕੇ ਚਕ੍ਰਿਤ ਹੋ ਰਹੀ _ਹੈ।੫੬। 


ਸੈਨਿਆਸ ਦੇਵ ਦਾ _ਅਦਕਭੁਤ ਸ਼ਰੀਰ ਹੈ ਜਿਸ _ਦੀ ਚਮਕ ਨੂੰ ਵੇਖ ਕੇ _ਕਾਮਦੇਵ 
ਵੀ _ਲਜਿਤ ਹੁੰਦਾ ਹੈ। ਮੁਨੀ ਦੱਤ ਦੇਵ ਸੰਨਿਆਸ ਦਾ ਰਾਜਾ ਹੈ ਜਿਸ ਨੇ ਸੈਨਿਆਸ ਦੇ 
ਸਾਰੇ _ਸਾਜ _ ਸਾਧੇ _ਹੋਏ _ਹਨ।੫੭। 

ਜਿਸ ਦਾ ਸ਼ਰੀਰ ਪਰਮ _ਪਵਿਤ੍ਰ _ਹੈ, _ਉਸ ਨੂੰ ਕਾਮਨਾਵਾਂ ਨੇ _ਕਦੇ ਆਧਾਰ ਨਹੀਂ 
ਬਣਾਇਆ। ਜਿਸ _ਦੇ ਸਿਰ ਉਤੇ ਯੋਗ _ਦੀਆਂ _ਜਟਾਵਾਂ ਸ਼ੋਭਦੀਆਂ _ਹਨ। _ਇਸ ਤਰ੍ਹਾਂ ਦਾ 
ਰੂਪ _ਸੈਨਿਆਸ ਦੇ ਰਾਜੇ ਨੇ _ਧਾਰਨ _ਕੀਤਾ _ਹੋਇਆ _ਹੈ।੫੮। 

(ਉਸ _ਦੀ) ਆਭਾ ਅਪਾਰ ਹੈ, (ਉਸ ਆਭਾ ਦਾ) ਕੌਣ ਕਥਨ _ਕਰ _ਸਕਦਾ ਹੈ, 
(ਜਿਸ ਨੂੰ) ਸੁਣ ਕੇ ਯਯਕਸ਼ ਅਤੇ ਗੰਧ੍ਹਬ ਮੌਨ ਹੋ _ਰਹੇ ਹਨ। (ਉਸ ਦੀ) ਆਭਾ ਨੂੰ ਵਿਚਾਰ 
ਕੇ ਬ੍ਰਹਮਾ ਹੈਰਾਨ ਹੋ ਰਿਹਾ ਹੈ। ਆਭਾ ਨੂੰ ਵੇਖ ਕੇ _ਕਾਮਦੇਵ ਸ਼ਰਮਸਾਰ ਹੋ ਰਿਹਾ _ਹੈ।੫੯। 

ਅਤਿ ਗਿਆਨਵਾਨ ਹੈ ਅਤੇ ਕਰਮਾਂ ਵਿਚ ਪੁਬੀਨ ਹੈ। ਕਿਸੇ ਦੀ ਆਸ ਤੋਂ ਰਹਿਤ 
ਅਤੇ ਹਰਿ ਦੇ ਅਧੀਨ ਹੈ। _ਕਰੌੜਾਂ ਸੂਰਜਾਂ ਦੇ ਸਮਾਨ ਜਿਸ ਦੀ ਛਬੀ ਦਾ ਪ੍ਰਕਾਸ਼ ਹੋ_ ਰਿਹਾ 
ਹੈ। _ਚੰਦੂਮਾ ਵੇਖ ਕੇ ਆਕਾਸ਼ _ਵਿਚ _ਹੈਰਾਨ ਹੋ ਰਿਹਾ _ਹੈ।੬0। 

(ਉਹ) ਆਪ ਹੀ ਇਕ” ਯੋਗ ਰੂਪ ਵਿਚ ਪੈਦਾ ਹੋਇਆ ਹੈ। ਫਿਰ ਅਨੂਪਮ ਯੋਗ 
ਸਾਧਨਾ ਕਰਨ _ਲਗਾ_ਹੈ। _ਦੌਤ ਪਹਿਲਾਂ ਘਰ ਨੂੰ ਛਡ ਕੇ ਉਠ ਚਲਿਆ ਹੈ। (ਉਹ) ਪਰਮ 
ਪਵਿਤੁ _ ਅਤੇ _ ਨਿਰਮਲ _ ਬੁੱਧੀ _ਵਾਲਾ _ਹੈ।੬੧। 

ਜਦ ਉਸ ਨੇ ਬਹਤੁ ਦਿਨਾਂ ਤਕ ਯੋਗ ਕਰ ਲਿਆ, ਤਦ ਅੰਤ ਵਿਚ ਕਾਲ ਦੇਵ 
ਉਸ _ਉਤੇ ਪ੍ਰਸੰਨ _ਹੋਇਆ। ਇਸ ਤਰ੍ਹਾਂ ਦੀ ਆਕਾਸ਼ _ਬਾਣੀ _ਹੋਈ--ਹੇ _ਸੈਨਿਆਸ _ਰਾਜ! 
ਤੁਸੀਂ ਧਿਆਨ ਦੇ ਕੇ ਸੁਣੋ। ੬੨। 
ਆਕਾਸ਼ ਕਾਣੀ ਨੇ ਦੱਤ ਪੁੱਤ /ਕਹਾ - 
ਪਾਧੜਾ _ਛੰਟਾ 

ਹੇ ਦੱਤ! ਗੁਰੂ _ਤੋਂ _ਹੀਣ (ਅਵਸਥਾ _ਵਿਚ) _ਮੁਕਤੀ ਨਹੀਂ _ਹੋਏਗੀ। _ਹੇ ਨਿਰਮਲ 
ਬੁੱਧੀ ਵਾਲੇ! ਤੈਨੂੰ ਗੱਲ ਕਹਿੰਦਾ ਹਾਂ, (ਧਿਆਨ ਨਾਲ) _ਸੁਣ। _ਪਹਿਲਾਂ ਗੁਰੂ _ਧਾਰਨ _ਕਰ, 
ਤਦ ਮੁਕਤ _ਹੋਵੇਂਗਾ। _ਕਾਲਦੇਵ ਨੇ _ਉਸ ਨੂੰ (ਇਹ) ਯੋਗ _ਦੀ ਜੁਗਤ _ਕਹਿ _ਦਿੱਤੀ। ੬੩। 


੧੯੬ 


ਸੀ _ਦਸਮ-ਗ੍ਰੰਥ _ਸਾਹਿਬ 


ਬਹੁ _ਭਾਤਿ ਦਤ ਦੰਡਵਤ _ਕੀਨ। ਆਸਾ _ਬਿਰਹਤਿ ਹਰਿ ਕੋ _ਅਧੀਨ। 
ਬਹੁ _ਭਾਤ ਜੋਗ ਸਾਧਨਾ _ਸਾਧਿ। _ਆਦਗ ਜੋਗ ਮਹਿਮਾ _ਅਗਾਧ। _੬੪। 


ਤਬ ਨਮਸਕਾਰ ਕਰਿ _ਦਤ ਦੇਵ। ਉਚਰੰਤ ਪਰਮ ਉਸਤਤਿ _ਅਭੇਵ। 
ਜੋਗੀਨ ਜੋਗ _ਰਾਜਾਨ _ਰਾਜ। _ਅਨਕਭੂਤ ਅੰਗ ਜਹ ਤਹ _ਬਿਰਾਜ। ੬੫। 


ਜਲ ਥਲ _ਬਿਯਾਪ ਜਿਹ ਤੇਜ ਏਕ। _ਗਾਵੰਤ ਜਾਸੁ ਮੁਨਿ ਗਨ ਅਨੇਕ। 
ਜਿਹ ਨੇਤਿ ਨੇਤਿ ਭਾਖੰਤ ਨਿਗਮ। ਤੇ ਆਦਿ ਅੰਤ ਮਧਹ ਅਗਮ। ੬੬। 


ਜਿਹ ਏਕ ਰੂਪ ਕਿਨੇ ਅਨੇਕ। _ਪੁਹਮੀ ਅਕਾਸ ਕਿਨੇ _ਬਿਬੇਕ। 
ਜਲ ਬਾ _ਥਲੇਸ ਸਬ _ਨੌਰ _ਜਾਨ। _ਅਨਭੈ ਅਜੋਨਿ _ਅਨਿ ਆਸ ਮਾਨ। ੬੭। 


ਪਾਵਨ ਪ੍ਰਸਿਧ _ਪਰਮੰ _ਪੁਨੀਤ। _ਆਜਾਨ _ਬਾਹ ਅਨਭਉ _ਅਜੀਤ। 
ਪਰਮੰ ਪ੍ਰਸਿਧ ਪੂਰਣ ਪੁਰਾਣ। ਰਾਜਾਨ ਰਾਜ ਭੋਗੀ ਮਹਾਣ। ੬੮। 


ਅਨਛਿਜ _ਤੇਜ _ਅਨਭੈ ਪ੍ਰਕਾਸ। _ਖੜਗਨ _ਸਪੰਨ _ਪਰਮੰ _ਪੁਭਾਸ। 
ਆਭਾ ਅਨੰਤ ਬਰਨੀ ਨ ਜਾਇ। ਫਿਰ ਫਿਰੋ ਸਰਬ ਮਤਿ ਕੋ ਚਲਾਇ। ੬੯। 


ਸਬਹੂ _ਬਖਾਨ ਜਿਹ ਨੇਤਿ ਨੇਤਿ। _ਅਕਲੰਕ ਰੂਪ ਆਭਾ _ਅਮੇਤ। 
ਸਰਬੰ _ਸਮ੍ਰਿਧ ਜਿਹ ਪਾਨ ਲਾਗ। ਜਿਹ ਨਾਮ ਲੇਤ ਸਬ ਪਾਪ _ਭਾਗ। _੭0। 


ਗੁਨ ਸੀਲ ਸਾਧੁ ਤਾ ਕੇ ਸੁਭਾਇ। ਬਿਨੁ ਤਾਸ ਸਰਨਿ ਨਹੀ ਕੋਊ ਉਪਾਇ। 
ਦੀਨਨ _ਉਧਾਰਣਿ ਜਾਸੁ _ਬਾਨ। ਕੋਊ ਕਹੈ ਕੈਸੇਈ _ਲੇਤ _ਮਾਨ। _੭੧। 


ਅਕਲੰਕ ਰੂਪ _ਅਨਛਿਜ _ਤੇਜ। ਆਸਨ ਅਡੋਲ ਸੁਭ _ਸੁਭ੍ਹ _ਸੇਜ। 
ਅਨਗਨ ਜਾਸੁ ਗੁਨ ਮਧਿ ਸੋਭ। ਲਖਿ ਸਤ੍ਹ ਮਿਤ ਜਿਹ ਰਹਤ _ਲੋਭ। _੭੨। 


ਜਿਹ ਸਤਰ ਮਿਤ ਸਮ ਏਕ _ਜਾਨ। _ਉਸਤਤੀ ਨਿੰਦ ਜਿਹ ਏਕ _ਮਾਨ। 
ਆਸਨ ਅਡੋਲ _ਅਨਛਿਜ ਰੂਪ। _ਪਰਮੰ ਪਵਿਤ੍ਰ _ਭੂਪਾਣ _ਭੂਪ। _੭੩। 


ਜਿਹਬਾ _ਸੁਧਾਨ ਖਗ _ਉਧ _ਸੋਹਿ। ਅਵਿਲੋਕ ਦਈਤ ਅਰੁ ਦੇਵ ਮੋਹਿ। 


ਬਿਨੁ _ਬੈਰ ਰੂਪ _ਅਨਭਵ ਪ੍ਰਕਾਸ। _ਅਨਛਿਜ _ਗਾਤ _ਨਿਸਿ _ਦਿਨ _ਨਿਰਾਸ। _੭੪। 


ਰੁਦੂ ਅਵਤਾਰ ੧੯੭ 


(ਆਕਾਸ਼ _ਬਾਣੀ ਸੁਣ ਕੇ) ਦੱਤ ਨੇ ਬਹੁਤ _ਤਰ੍ਹਾਂ ਨਾਲ _ਦੰਡਵਤ _(ਪ੍ਰਨਾਮ) _ਕੀਤਾ 
ਅਤੇ ਆਸ ਤੋਂ _ਰਹਿਤ ਹਰਿ ਦੇ ਅਧੀਨ (ਹੋ ਗਿਆ)। (ਫਿਰ) ਬਹੁਤ ਤਰ੍ਹਾਂ ਦੀ ਯੋਗ _ਸਾਧਨਾ 


੨ 


ਕਰਨ _ਲਗਾ _ (ਜੋ) ਯੋਗ _ ਕਲੰਕ _ ਤੋਂ ਮੁਕਤ _ ਅਗਾਧ _ ਮਹਿਮਾ _ਵਾਲਾ _ ਹੈ।੬੪। 

ਤਦ ਦੱਤ ਦੇਵ ਨੇ ਨਮਸਕਾਰ _ਕੀਤੀ ਅਤੇ ਫਿਰ ਪਰਮ _ਦੇਵ ਅਤੇ _ਅਭੇਵ ਦੀ 
ਉਸਤਤ _ਉਚਾਰੀ। _(ਜੋ) ਜੋਗੀਆਂ _ਦਾ _ਜੋਗੀ _ਅਤੇ ਰਾਜਿਆਂ _ਦਾ ਰਾਜਾ ਹੈ ਅਤੇ _ਤੱਤ੍ਰ- 
ਰਹਿਤ _ ਸ਼ਰੀਰ _ ਜਿਥੇ _ਕਿਥੇ _ਬਿਰਾਜ _ਰਿਹਾ _ਹੈ।੬੫। 

ਜਿਸ ਇਕ ਦਾ ਤੇਜ ਜਲ ਥਲ ਵਿਚ ਵਿਆਪ ਰਿਹਾ ਹੈ। ਜਿਸ ਦੇ (ਗੁਣਾਂ ਨੂੰ) 
ਅਨੇਕਾਂ ਮੁਨੀ ਲੋਗ _ਗਾਉਂਦੇ _ਹਨ। ਜਿਸ ਨੂੰ ਵੇਦ ਨੇਤਿ ਨੇਤਿ ਕਹਿੰਦੇ ਹਨ। _ਉਹ ਆਦਿ, 
ਮੌਧ, _ਅੰਤ _ਅਤੇ ਪਹੁੰਚ ਤੋਂ _ਪਰੇ _ਹੈ।੬੬। 

ਜਿਸ ਇਕ ਨੇ ਅਨੇਕ ਰੂਪ ਧਾਰਨ ਕੀਤੇ ਹਨ। (ਜਿਸ ਨੇ) ਵਿਵੇਕ ਪੂਰਵਕ ਆਕਾਸ਼ 
ਅਤੇ _ਧਰਤੀ _ਬਣਾਈ _ਹੈ। _ਜੋ ਜਲ, _ਥਲ _ਵਿਚ _ਸਭ ਥਾਂਵਾਂ ਉਤੇ ਜਾਣਿਆ ਜਾਂਦਾ ਹੈ। 
ਜੋ _ਭੈ ਰਹਿਤ, ਜੂਨ ਤੋਂ ਮੁਕਤ ਅਤੇ _ਹੋਰ _ਕਿਸੇ ਦੀ ਆਸ ਤੋਂ ਬਿਨਾ _ਹੈ।੬੭। 

ਉਹ _ ਪ੍ਰਸਿੱਧ, ਪਵਿਤ੍ਰ _ਅਤੇ _ਪਰਮ _ ਪੁਨੀਤ _ਹੈ। _(ਉਹ) ਗੋਡਿਆਂ ਤਕ _ ਲੰਬੀਆਂ 
ਬਾਂਹਵਾਂ ਵਾਲਾ, ਭੈ ਤੋਂ ਰਹਿਤ ਅਤੇ ਨ ਜਿਤੇ ਜਾ ਸਕਣ ਵਾਲਾ ਹੈ। (ਉਹ) ਪਰਮ ਪ੍ਰਸਿੱਧ 
ਅਤੇ ਪੂਰਨ ਪੁਰਾਣ (ਪੁਰਸ਼) ਹੈ। _(ਉਹ) ਰਾਜਿਆਂ _ਦਾ ਰਾਜਾ ਅਤੇ ਮਹਾਨ ਭੋਗੀ _ਹੈ।੬੮। 

(ਉਹ) ਨ ਛਿਜੇ ਜਾ ਸਕਣ ਵਾਲੇ ਤੇਜ ਵਾਲਾ ਅਤੇ _ਸੁਤਹ _ਸਿੱਧ _ਪੁਕਾਸ਼ਿਤ ਹੋਣ 
ਵਾਲਾ _ਹੈ। _(ਉਹ) ਤਲਵਾਰਾਂ (ਨੂੰ ਵਰਤਣ _ਵਿਚ) _ਮਾਹਿਰ _ਹੈ _(ਅਰਥਾਂਤਰ - _ਛੇ ਗੁਣਾਂ 
ਨਾਲ ਭਰਪੂਰ ਹੈ), ਬਹੁਤ ਹੀ ਜਲਾਲ ਵਾਲਾ _ਹੈ। (ਉਸ ਦੀ) ਆਭਾ ਅਨੰਤ ਹੈ, ਜੋ ਵਰਣਨ 
ਨਹੀਂ __ਕੀਤੀ _ਜਾ__ ਸਕਦੀ। _ਫਿਰ _ਉਹ ਸਾਰਿਆਂ ਮੱਤਾਂ ਨੂੰ ਚਲਾਉਂਦਾ ਫਿਰਦਾ _ਹੈ।੬੯। 

ਜਿਸ ਨੂੰ ਸਾਰੇ _ਨੇਤਿ _ਨੇਤਿ ਕਹਿੰਦੇ _ਹਨ। _ (ਉਹ) ਅਮਿਤ ਆਭਾ _ਵਾਲਾ _ਅਤੇ 


ਨਿਸ਼ਕਲੰਕ ਰੂਪ _ਹੈ। ਜਿਸ ਦੇ ਚਰਨਾਂ _ਨਾਲ _ ਸਾਰੀਆਂ _ਸਮ੍ਰਿਧੀਆਂ ਲਗੀਆਂ _ਹਨ। ਜਿਸ 
ਦਾ ਨਾਂ ਲੈਣ ਨਾਲ ਸਾਰੇ ਪਾਪ ਭਜ ਜਾਂਦੇ _ਹਨ।੭0। 

ਉਸ ਦਾ ਸੁਭਾ ਗੁਣ, ਸੀਲ ਅਤੇ _ਸਾਧੁਤਾ ਵਾਲਾ _ਹੈ। ਉਸ ਦੀ ਸ਼ਰਨ ਤੋਂ ਬਿਨਾ 
ਹੋਰ ਕੋਈ ਉਪਾ ਨਹੀਂ _ਹੈ। _ਦੀਨਾਂ ਦਾ _ਉੱਧਾਰ ਕਰਨਾ ਜਿਸ ਦੀ ਆਦਤ ਹੈ। ਕੋਈ ਕਿਵੇਂ 
ਹੀ (ਉਸ ਦਾ ਨਾਂ) ਕਹਿੰਦਾ ਹੈ, (ਉਹ ਉਸੇ ਤਰ੍ਹਾਂ) ਮੰਨ ਲੈਂਦਾ _ਹੈ।੭੧। 

(ਉਹ) ਕਲੰਕ ਤੋਂ ਰਹਿਤ ਅਤੇ ਨ ਛਿਜੇ ਜਾ ਸਕਣ ਵਾਲੇ ਤੇਜ ਵਾਲਾ ਹੈ। (ਉਸ 
ਦਾ) ਆਸਨ ਅਡੋਲ ਹੈ _ਅਤੇ ਸ਼ੁਭ _ਸੁਖਦਾਇਕ ਸੇਜ _ਵਾਲਾ _ਹੈ। _ਜਿਸ ਵਿਚ ਅਣਗਿਣਤ 
ਗੁਣ ਸ਼ੋਭਾ ਪਾ ਰਹੇ _ਹਨ। _(ਉਸ ਨੂੰ!) ਵੇਖ ਕੇ ਵੈਰੀ ਅਤੇ ਮਿਤਰ _ਲਲਚਾਏ _ਰਹਿੰਦੇ 
ਹਨ।੭੨। 

(ਉਹ) ਵੈਰੀ ਅਤੇ ਮਿਤਰ ਨੂੰ ਇਕ _ਸਮਾਨ _ਸਮਝਦਾ ਹੈ ਅਤੇ ਉਸਤਤ ਤੇ ਨਿੰਦਾ 
ਨੂੰ ਇਕੋ ਜਿਹਾ ਮੰਨਦਾ ਹੈ। _(ਜਿਸ ਦਾ) ਆਸਨ ਅਡੋਲ ਹੈ ਅਤੇ ਸਰੂਪ _ਅਛਿਜ ਹੈ, (ਉਹ) 
ਪਰਮ _ ਪਵਿਤ੍ਰ _ਅਤੇ ਰਾਜਿਆਂ ਦਾ ਰਾਜਾ _ਹੈ।੭੩। 


ਜਿਸ _ਦੀ ਜੀਭ ਅੰਮ੍ਰਿਤ (ਦੇ ਸਮਾਨ ਬੋਲਦੀ ਹੈ), ਤਲਵਾਰ (ਉਸ ਦੇ ਹੱਥ ਵਿਚ) 
ਉੱਚੀ _ਸ਼ੋਭਦੀ ਹੈ। ਦੇਵਤੇ ਅਤੇ ਦੈਂਤ ਵੇਖ ਕੇ _ਮੋਹਿਤ ਹੁੰਦੇ ਹਨ। ਉਹ _ਬਿਨਾ ਵੈਰ ਵਾਲਾ 
ਅਤੇ _ਸੁਤਹ ਪ੍ਰਕਾਸ਼ ਹੈ। _(ਉਹ) ਨ _ਛਿਜਣ ਵਾਲੇ ਸ਼ਰੀਰ ਵਾਲਾ _ਅਤੇ _ਰਾਤ ਦਿਨ ਆਸਾਂ 


ਤੋਂ ਰਹਿਤ _ਹੈ।੭੪। 


੧੯੮ 


ਸੀ _ਦਸਮ-ਗ੍ਰੰਥ _ਸਾਹਿਬ 


ਦੁਤਿ ਆਦਿ ਅੰਤਿ ਏਕੈ _ਸਮਾਨ। _ਖੜਗੰਨ _ਸਪੰਨਿ ਸਬ ਬਿਧਿ _ਨਿਧਾਨ। 
ਸੋਭਾ ਸੁ ਬਹੁਤ ਤਨ ਜਾਸੁ _ਸੋਭ। ਦੁਤਿ ਦੇਖਿ ਜਛ ਗੰਧੂਬ ਲੋਭ। _੭੫। 


ਅਨਭੰਗ _ਅੰਗ _ਅਨਭਵ _ਪੁਕਾਸ। _ਪਸਰੀ _ਜਗਤਿ ਜਿਹ _ਜੀਵ _ਰਾਸਿ। 
ਕਿਨੇ ਸੁ ਜੀਵ ਜਲਿ ਥਲਿ ਅਨੇਕ। _ਅੰਤਹਿ ਸਮੇਯ ਫੁਨਿ ਰੂਪ ਏਕ। _੭੬। 


ਜਿਹ ਛੂਆ ਨੈਕੁ ਨਹੀ ਕਾਲ ਜਾਲੁ। ਛ੍ਰੈ ਸਕਾ ਪਾਪ ਨਹੀ ਕਉਨ _ਕਾਲ। 
ਆਛਿਜ ਤੇਜ _ਅਨਭੂਤ _ਗਾਤ। _ਏਕੈ ਸਰੂਪ _ਨਿਸ ਦਿਨ ਪ੍ਰਭਾਤ। _੭੭। 


ਇਹ ਭਾਤਿ ਦਤ ਅਸਤੋਤੂ _ਪਾਠ। ਮੁਖ ਪੜਤ _ਅਛੂ _ਗਯੋ ਪਾਪ _ਨਾਠ। 
ਕੋ ਸਕੈ ਬਰਨ ਮਹਿਮਾ ਅਪਾਰ। ਸੈਛੇਪ ਕੀਨ ਤਾ ਤੇ ਉਚਾਰ। ੭੮। 


ਜੇ ਕਰੈ ਪਤ੍ਹ ਕਾਸਿਪੀ ਸਰਬ। ਲਿਖੇ ਗਣੇਸ ਕਰਿ ਕੈ ਸੁ ਗਰਬ। 
ਮਸੂ ਸਰਬ ਸਿੰਧ ਲੇਖਕ ਬਨੇਸਿ। ਨਹੀ ਤਦਿਪ ਅੰਤਿ ਕਹਿ ਸਕੈ ਸੇਸੁ। ੭੯। 


ਜਉ ਕਰੈ ਬੈਠਿ ਬੁੁਹਮਾ ਉਚਾਰ ਨਹੀ _ਤਦਿਪ ਤੇਜ _ਪਾਯੰਤ ਪਾਰ। 
ਮੁਖ _ਸਹੰਸ ਨਾਮ ਫਣ ਪਤਿ ਰੜੰਤ। ਨਹੀ ਤਦਿਪ ਤਾਸੁ ਪਾਯੰਤ ਅੰਤੁ। ੮0। 


ਨਿਸ ਦਿਨ ਜਪੰਤ _ਸਨਕੈ _ਸਨਾਤ। ਨਹੀ _ਤਦਿਪ ਤਾਸੁ ਸੋਭਾ _ਨਿਰਾਤ। 
ਮੁਖ ਚਾਰ ਬੇਦ ਕਿਨੇ ਉਚਾਰ। ਤਜਿ ਗਰਬ ਨੇਤਿ ਨੇਤੈ ਬਿਚਾਰ। ੮੧। 


ਸਿਵ ਸਹੰਸੂ _ਬਰਖ ਲੌ ਜੋਗ _ਕੀਨ। ਤਜਿ ਨੇਹ ਗੇਹ ਬਨ ਬਾਸ _ਲੀਨ। 
ਬਹੁ ਕੀਨ ਜੋਗ ਤਹ ਬਹੁ _ਪੁਕਾਰ। ਨਹੀ ਤਦਿਪ ਤਾਸੁ ਲਹਿ ਸਕਾ ਪਾਰ। ੮੨। 


ਜਿਹ ਏਕ ਰੂਪ _ਅਨਕੈ ਪ੍ਰਕਾਸ। _ਅਬਿਯਕਤ ਤੇਜ _ਨਿਸ _ਦਿਨ _ਉਦਾਸ। 
ਆਸਨ _ਅਡੋਲ ਮਹਿਮਾ _ਅਭੰਗ। _ਅਨਭਵ _ਪੁਕਾਸ ਸੋਭਾ _ਸੁਰੰਗ। _੮੩। 


ਜਿਹ ਸਤਰ _ਮਿਤੁ _ਏਕੈ _ਸਮਾਨ। _ਅਬਿਯਕਤ ਤੇਜ ਮਹਿਮਾ _ਮਹਾਨ। 


੨ 


ਜਿਹ ਆਦਿ ਅੰਤਿ ਏਕੈ ਸਰੂਪ। ਸੁੰਦਰ ਸੁਰੰਗ ਜਗ _ਕਰਿ ਅਰੂਪ। ੮੪। 


ਰੁਦੂ ਅਵਤਾਰ ੧੯੯ 


(ਉਸ ਦੀ) ਜੋਤਿ ਆਦਿ ਤੋਂ ਅੰਤ ਤਕ ਇਕ ਸਮਾਨ ਹੈ। (ਉਹ) ਛੇ ਅੰਗਾਂ ਨਾਲ 
ਭਰਪੂਰ ਅਤੇ _ਸਾਰੀਆਂ ਵਿਧੀਆਂ ਦਾ ਖ਼ਜ਼ਾਨਾ ਹੈ। ਜਿਸ ਦੇ ਤਨ ਦੀ ਸ਼ੋਭਾ ਬਹੁਤ ਸ਼ੋਭਦੀ 
ਹੈ। (ਜਿਸ ਦੀ) ਜੋਤਿ ਨੂੰ ਵੇਖ ਕੇ ਯਕਸ਼ ਅਤੇ _ਗੰਧਰਬ _ਲੋਭਾਇਮਾਨ (ਹੋ ਰਹੇ _ਹਨ)।੭੫। 


(ਉਸ _ਦਾ) ਸ਼ਰੀਰ _ਭੰਗ _ਨਹੀਂ ਹੁੰਦਾ _ਅਤੇ ਅਨੁਭਵ _ਦੁਆਰਾ _ ਪ੍ਰਕਾਸ਼ਿਤ _(ਸੁਤਹ 
ਪ੍ਰਕਾਸ਼) ਹੁੰਦਾ ਹੈ। ਉਸ ਦੀ ਜਗਤ ਦੇ ਜੀਵਾਂ ਵਿਚ ਰਾਸ (ਜੋਤਿ) ਪਸਰੀ ਹੋਈ ਹੈ। (ਉਸ 
ਨੇ) ਜਲ ਥਲ ਵਿਚ ਅਨੇਕ ਜੀਵ ਕੀਤੇ _ਹੋਏ ਹਨ, ਪਰ _ਅੰਤ ਵਿਚ _(ਉਹ) ਸਭ ਫਿਰ 
ਇਕ ਰੂਪ ਹੀ _ਹਨ।੭੬। 


ਜਿਸ ਨੂੰ ਕਾਲ ਦੇ ਜਾਲ ਨੇ ਜ਼ਰਾ ਜਿੰਨਾ ਵੀ ਛੋਹਿਆ ਨਹੀਂ _ਹੈ। (ਉਸ ਨੂੰ) ਪਾਪ 


ਕਿਸੇ ਸਮੇਂ ਵੀ ਛੋਹ ਨਹੀਂ ਸਕਿਆ ਹੈ। _(ਜਿਸ ਦਾ) ਤੇਜ ਅਣਛਿਜ ਰੂਪ ਵਾਲਾ ਹੈ ਅਤੇ 
ਤੱਤ੍ਰ-ਰਹਿਤ ਸ਼ਰੀਰ _ਵਾਲਾ _ਹੈ। _(ਉਹ) ਰਾਤ, _ਦਿਨ ਅਤੇ ਪ੍ਰਭਾਤ ਵੇਲੇ ਇਕ _ਸਮਾਨ ਰੂਪ 
ਵਾਲਾ ਹੈ।੭੭। 

ਇਸ ਤੜ੍ਹਾਂ ਦਾ ਸਤੋਤਰ ਪਾਠ ਦੱਤ ਨੇ ਕੀਤਾ ਹੈ। (ਇਸ ਦੇ) ਅੱਖਰਾਂ ਨੂੰ ਪੜ੍ਹਦਿਆਂ 
ਪਾਪ _ਨਸ _ਗਿਆ ਹੈ। (ਉਸ ਦੀ) ਅਪਾਰ ਮਹਿਮਾ ਦਾ ਕੋਣ ਵਰਣਨ _ਕਰ _ਸਕਦਾ ਹੈ, 


ਜੇ ਸਾਰੀ ਧਰਤੀ (“ਕਾਸਿਪੀ”) ਨੂੰ ਪੱਤਰ (ਕਾਗਜ਼) ਕਰ ਲਈਏ ਅਤੇ ਹੰਕਾਰ ਕਰ 


ਕੇ ਗਣੇਸ਼ ਲਿਖਣ _ਬੈਠੇ। _ਸਾਰੇ _ਸਮੁੰਦਰ _ਸਿਆਹੀ ਅਤੇ _ਸਾਰੇ _ਬਨ _ ਕਲਮਾਂ _ਬਣ _ ਜਾਣ, 
ਤਦ ਵੀ ਸ਼ੇਸ਼ ਨਾਗ _ਉਸ ਦਾ ਅੰਤ ਨਹੀਂ ਕਹਿ _ਸਕਦਾ।੭੯। 
ਜੇ ਕਰ ਬੁਹਮਾ ਬੈਠ ਕੇ (ਉਸਤਤ ਦਾ) ਉਚਾਰਨ ਕਰੇ, ਤਦ ਵੀ ਤੇਜ ਦਾ ਅੰਤ 
ਸਕੇਗਾ। _(ਜੇ) ਹਜ਼ਾਰਾਂ _ ਮੂੰਹਾਂ ਵਾਲਾ _ਸ਼ੇਸ਼ਨਾਗ _ਬੋਲਦਾ ਰਹੇ, ਤਾਂ ਵੀ ਉਸ ਦਾ 


ਪਾ __ ਸਕਦਾ।੮0। 

(ਉਸ ਨੂੰ) ਸਸਨਕ ਅਤੇ ਸਨਾਤਨ _ਰਾਤ ਦਿਨ _ਜਪਦੇ ਹਨ, ਤਾਂ ਵੀ ਉਸ ਦੀ ਸ਼ੋਭਾ 
ਸਪਸ਼ਟ ਨਹੀਂ ਕੀਤੀ ਜਾ _ਸਕਦੀ। _ਚਾਰ_ ਮੂੰਹਾਂ ਵਾਲੇ ਬ੍ਰਹਮਾ ਨੇ ਵੇਦਾਂ ਦਾ _ਉਚਾਰਨ _ਕੀਤਾ 
ਹੈ, (ਪਰ _ਫਿਰ ਵੀ) ਹੰਕਾਰ ਨੂੰ ਛਡ ਕੇ ਨੇਤਿ ਨੇਤਿ ਵਿਚਾਰਨ ਲਗਾ _ਹੈ।੮੧। 


ਸ਼ਿਵ ਨੇ ਹਜ਼ਾਰਾਂ ਸਾਲ ਯੋਗ _ਕੀਤਾ ਅਤੇ ਘਰ ਦਾ ਮੋਹ ਛਡ ਕੇ ਬਨਵਾਸ _ਲਿਆ। 
(ਉਸ ਨੇ) ਬਹੁਤ _ਤਰ੍ਹਾਂ ਬਹੁਤ _ਯੋਗ _ਕੀਤੇ, ਪਰ ਤਾਂ ਵੀ ਉਸ ਦਾ ਪਾਰ ਨਹੀਂ ਪਾ 
ਸਕਿਆ।੮੨। 


ਜਿਸ ਦਾ ਇਕ ਰੂਪ ਹੈ, ਪਰ ਅਨੇਕ ਤਰ੍ਹਾਂ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ। (ਉਸ 
ਦਾ) ਤੇਜ ਪ੍ਰਗਟਾਵੇ _ਤੋਂ _ਰਹਿਤ ਹੈ ਅਤੇ _ਰਾਤ ਦਿਨ ਉਦਾਸ _(ਵਿਰਕਤ) ਰਹਿੰਦਾ _ਹੈ। 
(ਉਸ ਦਾ) ਆਸਣ ਅਡੋਲ ਹੈ ਅਤੇ ਨ ਭੰਗ ਹੋਣ ਵਾਲੀ ਮਹਿਮਾ ਹੈ। (ਉਹ) ਅਨੁਭਵ 


ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਅਤੇ _ਉਸ _ਦੀ ਬਹੁਤ ਸੁੰਦਰ ਸ਼ੋਭਾ _ਹੈ।੮੩। 

ਜਿਸ ਲਈ ਵੈਰੀ ਅਤੇ ਮਿਤਰ ਇਕ _ਸਮਾਨ _ਹਨ। (ਜਿਸ ਦਾ) ਤੇਜ ਪੁਗਟ ਨਹੀਂ 
ਕੀਤਾ ਜਾ ਸਕਦਾ ਅਤੇ (ਜਿਸ ਦੀ) ਮਹਿਮਾ ਮਹਾਨ ਹੈ। ਜੋ ਆਦਿ ਤੋਂ ਅੰਤ ਤਕ ਇਕੋ 
ਹੀ ਸਰੂਪ ਵਾਲਾ ਹੈ। _(ਉਸ) ਸੁੰਦਰ ਸਰੂਪ ਵਾਲੇ _ਨੇ _ਅਨੂਪਮ ਜਗਤ _ਦੀ _ਰਚਨਾ _ਕੀਤੀ 
ਹੰ।੮੪। 


੨00 


ਸੀ _ਦਸਮ-ਗ੍ਰੰਥ _ਸਾਹਿਬ 


ਜਿਹ ਰਾਗ ਰੰਗ ਨਹੀ ਰੂਪ ਰੇਖ। ਨਹੀ ਨਾਮ _ਠਾਮ ਅਨਭਵ _ਅਭੇਖ। 
ਆਜਾਨ _ਬਾਹਿ _ਅਨਭਵ _ਪੁਕਾਸ। ਆਭਾ ਅਨੰਤ ਮਹਿਮਾ ਸੁ _ਬਾਸ। _੮੫। 


ਜਿਹ ਏਕ ਰੂਪ ਕਿਨੇ ਅਨੇਕ। ਅੰਤਹਿ ਸਮੇਯ ਫੁਨਿ ਭਏ ਏਕ। 

ਕਈ ਕੋਟਿ ਜੰਤ ਜੀਵਨ ਉਪਾਇ। ਫਿਰਿ ਅੰਤ ਲੇਤ ਆਪਹਿ _ਮਿਲਾਇ। ੮੭। 
ਜਿਹ 

ਕਈ 


ਜਗਤ ਜੀਵ ਸਬ ਪਰੇ _ਸਰਨਿ। ਮੁਨ ਮਨਿ ਅਨੇਕ ਜਿਹ ਜਪਤ _ਚਰਨ। 
ਕਲਪ _ਤਿਹੈ ਕਰਤ _ਧਿਆਨ। ਕਹੂੰ ਨ ਦੇਖਿ ਤਿਹ _ਬਿਦਿਮਾਨ। ੮੮। 


ਆਭਾ _ਅਨੰਤ ਮਹਿਮਾ ਅਪਾਰ। ਮੁਨ ਮਨਿ ਮਹਾਨ ਅਤ ਹੀ _ਉਦਾਰ। 
ਆਛਿਜ ਤੇਜ ਸੂਰਤਿ ਅਪਾਰ। ਨਹੀ ਸਕਤ ਬੁਧ ਕਰਿ ਕੈ ਬਿਚਾਰ। ੮੯। 


ਜਿਹ ਆਦਿ ਅੰਤਿ ਏਕਹਿ _ਸਰੂਪ। ਸੋਭਾ _ਅਭੰਗ ਮਹਿਮਾ ਅਨੂਪ। 
ਜਿਹ ਕੀਨ ਜੋਤਿ _ਉਦੋਤ _ਸਰਬ। _ਜਿਹ _ਹਤ੍ਯੋ ਸਰਬ _ਗਰਬੀਨ _ਗਰਬ। _੯60। 
ਜਿਹ ਗਰਬਵੰਤ ਏਕੈ ਨ ਰਾਖ। ਫਿਰਿ ਕਹੋ _ਬੈਣ ਨਹੀ ਬੈਣ ਭਾਖ। 


ਇਕ ਬਾਰ ਮਾਰਿ ਮਾਰ੍ਯੋ ਨ ਸਤ੍। ਇਕ ਬਾਰ ਡਾਰਿ ਡਾਰਿਓ ਨ ਅਤੁ। ੯੧। 


ਸੇਵਕ ਥਾਪਿ ਨਹੀ ਦੂਰ _ਕੀਨ। ਲਖਿ ਭਈ ਭੂਲ ਮੁਖਿ ਬਿਹਸ ਦੀਨ। 
ਜਿਹ ਗਹੀ ਬਾਹਿੰ _ਕਿਨੋ ਨਿਬਾਹ। ਤ੍ਰੀਯਾ ਏਕ ਬ੍ਯਾਹਿ ਨਹੀ ਕੀਨ ਬ੍ਯਾਹ। ੯੨। 


ਰੀਝੰਤ ਕੋਟਿ ਨਹੀ ਕਸਟ _ਕੀਨ। _ਸੀਝੰਤ ਏਕ ਹੀ ਨਾਮ _ਲੀਨ। 
ਅਨ ਕਪਟ ਰੂਪ _ਅਨਭਉ ਪ੍ਰਕਾਸ। _ਖੜਗਨ _ਸਪੰਨਿ ਨਿਸ ਦਿਨ ਨਿਰਾਸ। ੯੩। 


ਪਰਮੰ ਪਵਿਤ੍ਰ ਪੂਰਣ _ਪੁਰਾਣ। ਮਹਿਮਾ _ਅਭੰਗ _ਸੋਭਾ _ਨਿਧਾਨ। 
ਪਾਵਨ ਪ੍ਰਸਿਧ _ਪਰਮੰ _ਪੁਨੀਤ। _ਆਜਾਨ _ਬਾਹੁ _ਅਨਭੈ _ਅਜੀਤ। ੯੪। 


ਰੁੂਦ੍ ਅਵਤਾਰ ੨0੧ 


ਅਤੇ ਥਾਂ ਨਹੀਂ ਹੈ ਜੋ ਸੁਤਹ ਪੁਮਾਣ ਅਤੇ ਭੇਖ ਰਹਿਤ ਹੈ। (ਉਹ) ਗੋਡਿਆਂ ਤਕ 
ਲੰਬੀਆਂ _ਬਾਂਹਵਾਂ ਵਾਲਾ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ। (ਉਸ ਦੀ) ਆਭਾ 
ਅਨੰਤ _ਹੈ ਅਤੇ ਮਹਿਮਾ _ਦੀ ਸੁੰਦਰ ਸੁਗੰਧ _ਹੈ।੮੫। 

ਜਿਨ੍ਹਾਂ _ ਨੂੰ ਯੋਗ ਸਾਧਨਾ ਕਰਦਿਆਂ _ਕਈ _ਕਲਪ _ (ਯੁਗ) _ਬੀਤ _ਗਏ _ਹਨ, _ਪਰ 
ਤਾਂ ਵੀ ਉਹ ਉਨ੍ਹਾਂ ਦੇ ਚਿਤ ਵਿਚ ਟਿਕਿਆ ਨਹੀਂ ਹੈ। ਅਨੇਕ _ਮੁਨੀਆਂ ਨੇ ਮਨ ਵਿਚ 
ਮਹਾਨ ਗੁਣਾਂ ਦੇ ਪੁੰਜ ਦਾ ਧਿਆਨ ਕਰਦਿਆਂ ਬਹੁਤ ਕਸ਼ਟ ਸਹੇ, ਪਰ (ਫਿਰ ਵੀ) ਧਿਆਨ 
ਵਿਚ _ ਨਹੀਂ ਧਾਰਿਆ ਜਾ __ ਸਕਿਆ।੮੬। 

ਜਿਸ ਨੇ ਇਕ ਰੂਪ ਤੋਂ ਅਨੇਕ ਰੂਪ ਕੀਤੇ ਹਨ ਅਤੇ ਅੰਤ ਵੇਲੇ ਜੋ ਫਿਰ ਇਕ 
ਰੂਪ ਹੋ ਗਏ _ਹਨ। (ਜਿਸ ਨੇ) ਕਈ ਕਰੋੜ ਜੀਵ ਜੰਤ ਪੈਦਾ ਕੀਤੇ ਹਨ ਅਤੇ ਫਿਰ ਅੰਤ 
ਵਿਚ _ ਆਪਣੇ ਵਿਚ _ ਮਿਲਾ ਲੈਂਦਾ _ਹੈ।੮੭। 

ਜਿਸ ਦੀ ਸ਼ਰਨ ਵਿਚ ਸਾਰੇ ਜਗਤ ਦੇ ਜੀਵ ਪਏ _ਹਨ ਅਤੇ ਜਿਸ ਦੇ ਚਰਨ 
ਅਨੇਕ ਮੁਨੀ ਮਨ ਵਿਚ ਜਪ ਰਹੇ _ਹਨ। _ਉਸ ਦਾ ਧਿਆਨ _ਧਰਦਿਆਂ ਕਈ ਕਲਪ (ਯੁਗ) 
ਬੀਤ _ਗਏ _ਹਨ, _ਪਰ ਉਸ ਨੂੰ ਕਿਸੇ ਨੇ ਵੀ ਕਿਤੇ ਵਿਦਮਾਨ ਨਹੀਂ _ਵੇਖਿਆ।੮੮। 

(ਉਸ _ਦੀ) ਆਭਾ ਅਨੰਤ ਹੈ ਅਤੇ ਮਹਿਮਾ ਅਪਾਰ _ਹੈ। (ਉਹ) ਅਤਿਅੰਤ ਉਦਾਰ 
ਅਤੇ _ਮੁਨੀਆਂ ਦੇ ਮਨ (ਵਿਚ ਵਸਣ ਵਾਲਾ) ਮਹਾਨ ਹੈ। (ਉਸ ਦਾ) ਤੇਜ ਅਣਛਿਜ ਹੈ 
ਅਤੇ _ਸੂਰਵੀਰਤਾ _ਅਪਾਰ _ਹੈ। _ ਬੁੱਧੀ _(ਉਸ _ਦਾ) ਵਿਚਾਰ ਨਹੀਂ _ਕਰ _ ਸਕਦੀ।੮੯। 

ਜਿਸ ਦਾ ਆਦਿ ਤੋਂ ਅੰਤ ਤਕ ਇਕੋ ਜਿਹਾ ਸਰੂਪ _ਹੈ। _(ਜਿਸ ਦੀ) ਸ਼ੋਭਾ ਭੰਗ 
ਹੋਣ ਵਾਲੀ ਨਹੀਂ ਅਤੇ ਜਿਸ ਦੀ ਮਹਿਮਾ ਅਨੂਪਮ ਹੈ। ਜਿਸ ਨੇ ਸਾਰੀਆਂ ਜੋਤਾਂ ਨੂੰ ਪ੍ਰਗਟ 
ਕੀਤਾ ਹੋਇਆ _ਹੈ। ਜਿਸ _ਨੇ ਸਾਰਿਆਂ ਹੰਕਾਰੀਆਂ _ਦਾ ਗਰਬ _ ਨਸ਼ਟ _ਕੀਤਾ _ਹੋਇਆ 
ਹੰ।੯0। 


ਜਿਸ ਨੇ ਇਕ ਵੀ ਹੰਕਾਰੀ ਨਹੀਂ ਰਹਿਣ ਦਿੱਤਾ। (ਉਸ ਨੇ) ਕਦੇ ਬਚਨ _ਕਹਿ 
ਕੇ ਫਿਰ ਬਚਨ ਨਹੀਂ ਕਿਹਾ। (ਉਸ ਨੇ) ਵੈਰੀ ਨੂੰ ਇਕ ਵਾਰ ਮਾਰ ਕੇ ਫਿਰ ਨਹੀਂ _ਮਾਰਿਆ। 
(ਜਿਸ ਨੇ) ਇਕ ਵਾਰ ਤੀਰ (ਅੜ?) ਛਡਿਆ, ਫਿਰ ਨਹੀਂ _ਛਡਿਆ।੯੧। 

(ਉਸ ਨੇ) ਸੇਵਕਾਂ ਨੂੰ ਥਾਪ ਕੇ (ਫਿਰ) ਦੂਰ ਨਹੀਂ _ਕੀਤਾ। (ਜੇ ਉਸ ਦੀ) ਭੁਲ 
ਵੇਖ ਲਈ ਤਾਂ ਮੂੰਹ ਤੋਂ ਹਸ ਕੇ (ਬਖ਼ਸ਼) ਦਿੱਤੀ। ਜਿਸ ਦੀ ਬਾਂਹ ਪਕੜੀ, ਉਸ ਨੂੰ (ਅੰਤ 
ਤਕ) _ ਨਿਭਾ _ਦਿੱਤਾ। _ਇਕ ਇਸਤਰੀ _ਵਿਆਹੀ, _ਤਾਂ (ਫਿਰ ਦੂਜਾ) _ਵਿਆਹ _ ਨਹੀਂ 
ਕੀਤਾ।੯੨। 

ਕਰੋੜਾਂ _ਕਸ਼ਟਾਂ (ਤਪਾਂ) ਦੇ ਕਰਨ ਨਾਲ _ਵੀ ਨਹੀਂ _ਰੀਝਦਾ, ਪਰ _ਇਕ ਨਾਮ _ਲੈਣ 
ਨਾਲ _ਹੀ ਮੁਕਤੀ ('ਸੀਝੰਤ”) ਹੋ _ ਜਾਂਦੀ ਹੈ। (ਉਹ) ਕਪਟ ਰਹਿਤ ਰੂਪ ਵਾਲਾ ਹੈ ਅਤੇ 
ਅਨੁਭਵ _ਦੁਆਰਾ ਪ੍ਰਕਾਸ਼ਿਤ ਹੁੰਦਾ ਹੈ। _(ਉਹ) ਛੇ ਗੁਣਾਂ ਨਾਲ _ਪਰਿਪੂਰਣ ਹੈ _ਅਤੇ _ਰਾਤ 
ਦਿਨ ਆਸਾਂ ਤੋਂ ਮੁਕਤ ਰਹਿੰਦਾ _ਹੈ।੯੩। 

ਉਹ _ਪਰਮ ਪਵਿਤ੍ਰ ਅਤੇ ਪੂਰੀ ਤਰ੍ਹਾਂ ਪੁਰਾਣ (ਪੁਰਸ਼) _ਹੈ। _(ਉਸ ਦੀ) ਮਹਿਮਾ 
ਅਭੰਗ ਹੈ ਅਤੇ ਸ਼ੋਭਾ ਦਾ _ਖੁਜ਼ਾਨਾ ਹੈ। ਉਹ ਪਵਿਤ੍ਰ, ਪ੍ਰਸਿੱਧ ਅਤੇ ਪਰਮ ਪੁਨੀਤ ਹੈ। (ਉਸ 
ਦੀਆਂ) ਬਾਹਵਾਂ ਗੋਡਿਆਂ ਤਕ ਲੰਬੀਆਂ _ਹਨ, ਭੈ ਰਹਿਤ ਹੈ ਅਤੇ _ਜਿਤਿਆ ਨਹੀਂ ਜਾ 
ਸਕਦਾ।੯੪। 


੨0੨ 


ਸੀ _ਦਸਮ-ਗ੍ਰੰਥ _ਸਾਹਿਬ 


ਕਈ ਕੋਟਿ ਇੰਦੂ ਜਿਹ _ਪਾਨਿਹਾਰ। ਕਈ ਚੰਦ ਸੂਰ _ਕ੍ਰਿਸਨਾਵਤਾਰ। 
ਕਈ ਬਿਸਨ ਰੁਦੂ ਰਾਮਾ ਰਸੂਲ। ਬਿਨੁ ਭਗਤਿ ਯੌ ਨ ਕੋਈ ਕਬੂਲ। ੯੫। 


ਕਈ _ਦਤ _ਸਤ ਗੋਰਖ ਦੇਵ। ਮੁਨਮਨਿ ਮਛਿੰਦੂ ਨਹੀ ਲਖਤ _ਭੇਵ। 
ਬਹੁ _ਭਾਤਿ ਮੌਤ ਮਤ ਕੈ ਪ੍ਰਕਾਸ। ਬਿਨੁ ਏਕ ਆਸ ਸਭ ਹੀ _ਨਿਰਾਸ। ੯੬। 


ਭਾਖਤ _ਨਿਗਮ। _ਕਰਤਾਰ ਸਰਬ ਕਾਰਣ _ਅਗਮ। 


ਜਿਹ ਨੇਤਿ ਨੇਤਿ 

ਜਿਹ _ਲਖਤ ਕੋਈ ਨਹੀ ਕਉਨ ਜਾਤਿ। ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ। ੯੭। 
ਜਾਨੀ ਨ ਜਾਤ ਜਿਹ ਰੰਗ ਰੂਪ। _ਸਾਹਾਨ ਸਾਹਿ ਭੂਪਾਨ ਭੂਪ। 

ਜਿਹ _ਬਰਣ ਜਾਤਿ ਨਹੀ ਕ੍ਰਿਤ ਅਨੰਤ। ਆਦੋ ਅਪਾਰ ਨਿਰਬਿਖ _ਬਿਅੰਤ। ੯੮। 


ਬਰਣੀ ਨ ਜਾਤਿ ਜਿਹ ਰੰਗ ਰੇਖ। ਅਤਭੁਤ ਅਨੰਤ ਅਤਿ ਬਲ _ਅਭੇਖ। 
ਅਨਖੰਡ _ਚਿਤ _ਅਬਿਕਾਰ _ਰੂਪ। _ਦੇਵਾਨ ਦੇਵ ਮਹਿਮਾ ਅਨੂਪ। ੯੯। 


ਉਸਤਤੀ _ਨਿੰਦ ਜਿਹ ਇਕ _ਸਮਾਨ। ਆਭਾ ਅਖੰਡ _ਮਹਿਮਾ _ਮਹਾਨ। 
ਅਬਿਕਾਰ ਚਿਤ ਅਨੁਭਵ ਪ੍ਰਕਾਸ। _ਘਟਿ ਘਟਿ ਬਿਯਾਪ ਨਿਸ ਦਿਨ _ਉਦਾਸ। _੧00। 


ਇਹ _ਭਾਤਿ ਦਤ ਉਸਤਤਿ ਉਚਾਰ। ਡੰਡਵਤ ਕੀਨ ਅਤ੍ਰਿਜ ਉਦਾਰ। 
ਅਰੁ _ਭਾਤਿ ਭਾਤਿ ਉਠਿ ਪਰਤ _ਚਰਨਿ। ਜਾਨੀ ਨ ਜਾਇ ਜਿਹ ਜਾਤਿ ਬਰਨ। _੧0੧। 


ਜਉ ਕਰੈ ਕ੍ਰਿਤ ਕਈ ਜੁਗ ਉਚਾਰ। ਨਹੀ ਤਦਿਪ ਤਾਸੁ ਲਹਿ ਜਾਤ ਪਾਰ। 
ਮਮ ਅਲਪ ਬੁਧਿ ਤਵ ਗੁਨ ਅਨੌਤ। _ਬਰਨਾ ਨ ਜਾਤ ਤੁਮ ਅਤਿ ਬਿਅੰਤ। ੧0੨। 


ਤਵ ਗੁਣ ਅਤਿ ਊਚ ਅੰਬਰ _ਸਮਾਨ। ਮਮ ਅਲਪ ਬੁਧਿ ਬਾਲਕ _ਅਜਾਨ। 
ਕਿਮ ਸਕੋ ਬਰਨ ਤੁਮਰੇ ਪ੍ਰਭਾਵ। ਤਵ ਪਰਾ ਸਰਣਿ ਤਜਿ ਸਭ _ਉਪਾਵ। _੧0੩। 


ਜਿਹ _ਲਖਤ ਚੜ੍ਹ _ਨਹਿ ਭੇਦ _ਬੇਦ। ਆਭਾ ਅਨੰਤ ਮਹਿਮਾ _ਅਛੇਦ। 
ਗੁਨ ਗਨਤ _ਚਤ੍ਰ ਮੁਖ ਪਰਾ _ਹਾਰ। ਤਬ ਨੇਤਿ ਨੇਤਿ ਕਿਨੇ ਉਚਾਰ। _੧0੪। 


ਰੁਦੂ ਅਵਤਾਰ ੨0੩ 


ਜਿਸ ਦੇ ਕਈ ਕਰੋੜ _ਇੰਦਰ _ਪਾਣੀ ਭਰਨ _ਵਾਲੇ _ਹਨ। ਕਿਤਨੇ ਹੀ ਚੰਦਰਮਾ, ਸੂਰਜ 
ਅਤੇ ਕ੍ਰਿਸ਼ਨ ਅਵਤਾਰ _ਹਨ। ਕਈ ਵਿਸ਼ਣੂ, ਰੁਦੂ, ਰਾਮ ਅਤੇ _ਰਸੂਲ (ਮੁਹੰਮਦ) _ਹਨ। _ਪਰ 
(ਸੱਚੀ) _ਭਗਤੀ _ਤੋੱ' ਬਿਨਾ _ਕੋਈ _ਵੀ ਪ੍ਰਵਾਨ _ਨਹੀਂ_ਹੈ।੯੫। 

ਕਿਤਨੇ ਹੀ ਦੱਤ, ਸੱਤ (ਵਾਦੀ), ਗੋਰਖ ਦੇਵ, _ਮਨਨਸ਼ੀਲ ਮੁਨੀ _ਅਤੇ _ਮਛਿੰਦੂ _ਵੀ 
(ਜਿਸ ਦਾ) ਭੇਦ ਨਹੀਂ ਪਾ _ਸਕਦੇ। _(ਉਹ) ਬਹੁਤ ਤਰ੍ਹਾਂ ਦੇ _ਮੰਤਰਾਂ ਦੁਆਰਾ _(ਆਪਣੇਂ) 
ਮਤ ਦਾ ਪ੍ਰਕਾਸ਼ ਕਰਦੇ _ਹਨ। ਪਰੰਤੂ ਇਕ _ਦੀ ਆਸ ਤੋਂ ਬਿਨਾ ਸਭ _ਨਿਰਾਸ ਹੀ ਰਹਿੰਦੇ 
ਹਨ।੯੬। 


ਜਿਸ ਨੂੰ ਵੇਦ ਨੇਤਿ ਨੇਤਿ ਕਹਿੰਦੇ ਹਨ, (ਜੋ) ਕਰਤਾਰ _ਸਾਰੇ ਕਾਰਨਾਂ ਦੀ ਪਹੁੰਚ 


ਤੋਂ ਪਰੇ _ਹੈ। ਜਿਸ ਨੂੰ ਕੋਈ ਨਹੀਂ ਜਾਣਦਾ ਕਿ ਕਿਸ ਜਾਤਿ ਦਾ ਹੈ। ਜਿਸ ਦਾ ਕੋਈ 
ਪਿਤਾ, ਭਰਾ, ਪੁੱਤਰ _ਅਤੇ _ਮਾਤਾ ਨਹੀਂ __ਹੈ।੯੭। 


ਜਿਸ ਦਾ ਰੰਗ ਰੂਪ ਨਹੀਂ ਜਾਣਿਆ ਜਾਂਦਾ। ਜੋ _ ਸ਼ਾਹਾਂ _ਦਾ ਸ਼ਾਹ _ਅਤੇ ਰਾਜਿਆਂ 
ਦਾ ਰਾਜਾ ਹੈ। ਜਿਸ ਦਾ ਵਰਣ ਅਤੇ ਜਾਤਿ ਨਹੀਂ ਹੈ ਅਤੇ ਜਿਸ _ਦੀ ਕ੍ਰਿਤ (ਕੀਰਤੀ) 
ਅਨੰਤ _ਹੈ। _ਜੋ ਸ਼ੁਰੂ ਤੋਂ _ਹੀ__ਅਪਾਰ, _ਬੇਅੰਤ ਅਤੇ ਵਿਸ਼ਿਆਂ ਤੋਂ ਮੁਕਤ ਹੈ।੯੮। 


ਜਿਸ ਦੇ ਰੰਗ ਅਤੇ ਰੇਖ _ਦਾ ਵਰਣਨ _ਨਹੀਂ ਕੀਤਾ ਜਾ _ਸਕਦਾ। (ਜੋ) ਅਦਭੁਤ, 
ਅਨੰਤ, ਅਤਿ ਬਲਵਾਨ ਅਤੇ ਭੇਖ ਤੋਂ ਰਹਿਤ ਹੈ। (ਜੋ) ਅਖੰਡ ਚਿਤ ਵਾਲਾ ਅਤੇ ਵਿਕਾਰਾਂ 
ਤੋਂ _ਰਹਿਤ ਰੂਪ ਵਾਲਾ _ਹੈ। _(ਜੋ) ਦੇਵਤਿਆਂ _ਦਾ ਦੇਵਤਾ ਅਤੇ _ਅਨੂਪਮ _ਮਹਿਮਾ _ਵਾਲਾ 
ਹੈ 


ਜਿਸ ਨੂੰ ਉਸਤਤ ਅਤੇ ਨਿੰਦਿਆ ਇਕ ਸਮਾਨ ਹੈ, (ਜਿਸ ਦੀ) ਆਭਾ ਅਖੰਡ ਹੈ 
ਅਤੇ ਮਹਿਮਾ ਮਹਾਨ ਹੈ। (ਜਿਸ ਦਾ) ਚਿਤ ਵਿਕਾਰ ਤੋਂ ਰਹਿਤ ਹੈ ਅਤੇ ਅਨੁਭਵ ਦੁਆਰਾ 
ਪ੍ਰਕਾਸ਼ਿਤ ਹੁੰਦਾ ਹੈ। (ਜੋ) ਘਟ ਘਟ ਵਿਚ _ਵਿਆਪ ਰਿਹਾ ਹੈ ਅਤੇ ਰਾਤ ਦਿਨ ਉਦਾਸ 
(ਵਿਰਕਤ) ਰਹਿੰਦਾ ਹੈ।੧00। 

ਦੱਤ ਨੇ ਇਸ ਤਰ੍ਹਾਂ ਦੀ _ਉਸਤਤ _ਦਾ _ਉਚਾਰਨ _ਕੀਤਾ। _ਉਦਾਰ _ਅਤ੍ਰੀ ਮੁਨੀ ਦੇ 
ਪੁੱਤਰ (ਦੌਤ) ਨੇ _ਦੰਡਵਤ _ਪ੍ਰਨਾਮ _ਕੀਤਾ। ਅਤੇ _ਉਠ ਕੇ ਤਰ੍ਹਾਂ ਤਰ੍ਹਾਂ ਨਾਲ ਚਰਨੀ _ਪਿਆ 
ਜਿਸ _ਦਾ _ ਵਰਣ _ ਅਤੇ ਜਾਤਿ _ ਜਾਣੀ _ਨਹੀਂ__ਜਾਂਦੀ।੧0੧। 

ਜੇ ਕੋਈ (ਉਸ ਦੀ) ਕੀਰਤੀ ਦਾ ਕਈ _ਯੂਗਾਂ ਤਕ ਉਚਾਰਨ ਕਰੇ, ਤਦ ਵੀ ਉਸ 
ਦਾ ਅੰਤ ਨਹੀਂ ਪਾਇਆ ਜਾ _ਸਕਦਾ। ਮੇਰੀ ਬੁੱਧੀ ਥੋੜੀ ਹੈ ਅਤੇ ਤੇਰੇ ਗੁਣ ਅਨੰਤ _ਹਨ। 
(ਮੈਂ) ਵਰਣਨ _ ਨਹੀਂ ਕਰ _ ਸਕਦਾ, _ਤੇਰੀ (ਸ਼ੋਭਾ) _ਬੇਅੰਤ _ਹੈ।੧0੨। 

ਤੇਰੇ ਗੁਣ ਆਕਾਸ਼ ਵਾਂਗ ਬਹੁਤ ਉੱਚੇ ਹਨ, (ਪਰ) ਮੈਂ ਅਲਪ ਬੁੱਧੀ ਵਾਲਾ ਅਜਾਣ 
ਬਾਲਕ _ਹਾਂ। ਮੈਂ ਤੁਹਾਡੇ ਪ੍ਰਭਾਵ ਦਾ _ਕਿਸ ਤਰ੍ਹਾਂ ਵਰਣਨ ਕਰ _ਸਕਦਾ ਹਾਂ। (ਮੈਂ) ਸਾਰੇ 
ਉਪਾ _ਛਡ _ਕੇ ਤੁਹਾਡੀ ਸ਼ਰਨ _ਵਿਚ _ਪਿਆ ਹਾਂ।੧0੩। 

ਜਿਸ ਦੇ ਭੇਦ ਨੂੰ ਚਾਰੇ ਵੇਦ ਨਹੀਂ ਸਮਝ _ਸਕਦੇ। (ਜਿਸ ਦੀ) ਆਭਾ ਅਨੰਤ ਹੈ 
ਅਤੇ ਮਹਿਮਾ ਛੇਦੀ ਨਹੀਂ ਜਾ _ਸਕਦੀ। (ਜਿਸ ਦੇ) ਗੁਣਾਂ ਦਾ ਵਿਚਾਰ ਕਰਦਿਆਂ ਬੂਹਮਾ 
ਹਾਰ _ਗਿਆ, ਤਦ ਉਸ ਨੇ ਨੇਤਿ ਨੇਤਿ ਦਾ ਉਚਾਰਨ _ ਕੀਤਾ।੧0੪। 


੨0੪ 


ਸੀ _ਦਸਮ-ਗ੍ਰੰਥ _ਸਾਹਿਬ 


ਥਕਿ ਗਿਰਿਓ ਬ੍ਰਿਧ ਸਿਰ ਲਿਖਤ _ਕਿਤ। _ਚਕਿ ਰਹੇ ਬਾਲਿਖਿਲਾਦਿ _ਚਿਤ। 
ਗੁਨ ਗਨਤ _ਚਤ੍ਰ ਮੁਖ _ਹਾਰ _ਮਾਨਿ। _ਹਠਿ ਤਜਿ ਬਿਅੰਤਿ _ਕਿਨੋ ਬਖਾਨ। _੧0੫। 


ਤਹ ਜਪਤ ਰੁਦੂ ਜੁਗ ਕੋਟਿ ਭੀਤ। ਬਹਿ ਗਈ ਗੰਗ ਸਿਰ ਮੁਰਿ ਨ ਚੀਤ। 
ਕਈ ਕਲਪ _ਬੀਤ ਜਿਹ ਧਰਤਿ _ਧਿਆਨ। ਨਹੀ _ਤਦਿਪ ਧਿਆਨ ਆਏ _ਸੁਜਾਨ। ੧0੬। 


ਜਬ _ਕੀਨ ਨਾਲਿ _ਬੂਹਮਾ ਪ੍ਰਵੇਸ। _ਮੁਨ ਮਨਿ ਮਹਾਨ ਦਿਜਬਰ _ਦਿਜੇਸ। 
ਨਹੀ ਕਮਲ ਨਾਲ ਕੋ _ਲਖਾ ਪਾਰ। ਕਹੋ ਤਾਸੁ ਕੈਸ ਪਾਵੈ ਬਿਚਾਰ। ੧0੭। 


ਬਰਨੀ ਨ ਜਾਤਿ ਜਿਹ ਛੜਿ ਸੁਰੰਗ! ਆਭਾ ਆਪਾਰ ਮਹਿਮਾ _ਅਭੰਗ। 
ਜਿਹ ਏਕ ਰੂਪ ਕਿਨੋ ਅਨੇਕ। ਪਗ ਛੋਰਿ ਆਨ ਤਿਹ ਧਰੋ ਟੇਕ। ੧0੮। 


(ਜਿਸ _ਦੀ) ਕੀਰਤੀ 
ਭਾਰ ਡਿਗ _ਪਿਆ ਹੈ। 
ਗੁਣਾਂ ਦਾ ਵਿਚਾਰ ਕਰਦਿਆਂ _ਕਰਦਿਆਂ ਬ੍ਰਹਮਾ _ਹਾਰ ਮੰਨ _ਗਿਆ ਹੈ। ਹਠ 
ਬੇਅੰਤ _ਬੇਅੰਤ _ਕਹਿਣ _ਲਗ ਗਿਆ _ਹੈ।੧0੫। 

ਨੂੰ ਜਪਦਿਆਂ ਰੁਦੂ _ਨੇ _ਕਰੋੜਾਂ ਯੁਗ _ਬਿਤਾ ਦਿੱਤੇ _ਹਨ। _ਸਿਰ _ਉਤੋਂ ਗੰਗਾ 


ਹਨ 
ਛਡ ਕੇ 


ਰੁਦ੍ਰ ਅਵਤਾਰ ੨0੫ 


0੨੧੨ 


ਲਿਖਦਿਆਂ ਲਿਖਦਿਆਂ ਬਿਰਧ _(ਬੁਹਮਾ) _ਥਕ _ਕੇ _ਸਿਰ 
'ਬਾਲਿਖਿਲਾਦਿ” _(ਬੁਹਮਾ-ਪੁੱਤਰ) _ਵੀ ਚਿਤ ਵਿਚ ਹੈਰਾਨ ਹੋ 


ਵਹਿ ਗਈ, ਪਰ _(ਉਸ ਨੇ ਸਿਮਰਨ ਤੋਂ) ਚਿਤ ਨੂੰ ਨਹੀਂ _ਮੋੜਿਆ। ਉਸ ਦਾ ਧਿਆਨ 
ਧਰਦਿਆਂ (ਸਾਧਕਾਂ ਦੇ) ਕਈ ਕਲਪ _ਬੀਤ _ਗਏ ਹਨ, _ਪਰ ਤਾਂ ਵੀ (ਉਹ) ਸੁਜਾਨ (ਉਨ੍ਹਾਂ 
ਦੇ) ਧਿਆਨ ਵਿਚ ਨਹੀਂ ਆਇਆ।੧0੬। 

ਜਦ ਬੁਹਮਾ ਨੇ _ਕਮਲ-ਨਾਲ ਵਿਚ ਪ੍ਰਵੇਸ਼ ਕੀਤਾ, ਜੋ ਮਹਾਨ _ਮਨਨਸ਼ੀਲ ਮੁਨੀ ਅਤੇ 
ਸ੍ਰੇਸ਼ਠ ਬ੍ਰਹਾਮਣਾਂ ਦਾ ਸੁਆਮੀ ਹੈ, ਉਸ ਨੂੰ ਕਮਲ-ਨਾਲ ਦਾ ਦੂਜਾ ਸਿਰਾ ਪਤਾ ਨ ਲਗਿਆ, 
(ਤਾਂ ਫਿਰ) ਵਿਚਾਰ ਪੂਰਵਕ ਦਸੋ ਕਿ ਉਹ (ਕਾਲ ਦੇਵ) ਦਾ ਪਾਰ ਕਿਵੇਂ _ਪਾ__ਸਕੇਗਾ।੧0੭। 

ਜਿਸ ਦੀ ਸੁੰਦਰ ਛਬੀ _ਦਾ ਵਰਣਨ ਨਹੀਂ ਕੀਤਾ ਜਾ _ਸਕਦਾ। (ਜਿਸ ਦੀ) ਅਪਾਰ 
ਆਭਾ ਅਤੇ _ਅਭੰਗ (ਨਸ਼ਟ ਨ ਹੋਣ ਵਾਲੀ) ਮਹਿਮਾ ਹੈ। ਜਿਸ ਇਕ ਨੇ ਅਨੇਕ ਰੂਪ ਕੀਤੇ 


ਰੂਆਲ ਛੱਟ 
ਭਾਤਿ ਭਾਤਿ _ਬਿਅੰਤਿ ਦੇਸ _ਭਵੰਤ ਕਿਰਤ ਉਚਾਰ। 
ਭਾਤਿ ਭਾਤਿ ਪਗੋਂ ਲਗਾ ਤਜਿ ਗਰਬ _ਅਤ੍ਰਿ ਕੁਮਾਰ। 
ਕੋਟਿ ਬਰਖ ਕਰੀ ਜਬੈ ਹਰਿ ਸੇਵਿ ਵਾ ਚਿਤੁ ਲਾਇ। 
ਅਕਸਮਾਤ ਭਈ ਤਬੈ ਤਿਹ ਬਿਓਮ ਬਾਨ _ਬਨਾਇ। _੧0੯। 
ਲਨ“ ਲਨ _ਲਾਦ ਦੜ ਤਾ 
ਦਤ ਸਤਿ ਕਹੋ ਤੁਝੈ ਗੁਰ ਹੀਣ ਮੁਕਤਿ ਨ ਹੋਇ। 
ਰਾਵ ਰੰਕ ਪੂਜਾ ਵਜਾ ਇਮ ਭਾਖਈ ਸਭ _ਕੋਇ। 
ਕੋਟਿ ਕਸਟ ਨ ਕਿਉ ਕਰੋ ਨਹੀ ਐਸ ਦੇਹਿ ਉਧਾਰ। 
ਜਾਇ ਕੈ ਗੁਰ ਕੀਜੀਐ ਸੁਨਿ ਸਤਿ ਅਤ੍ਰਿ ਕੁਮਾਰ। ੧੧0। 
ਦਤਾ ਯਾ 
ਰੂਆਲ ਛੱਟ 
ਐਸ ਬਾਕ ਭਏ ਜਬੈ ਤਬ ਦਤ ਸਤ ਸਰੂਪ। 
ਸਿੰਧੁ ਸੀਲ ਸੁਬ੍ਰਿਤ ਕੋ _ਨਦ ਗ੍ਯਾਨ ਕੋ ਜਨੁ _ਕੂਪ। 
ਪਾਨ ਲਾਗ _ਡੰਡੌਤਿ ਕੈ ਇਹ ਭਾਤਿ ਕੀਨ ਉਚਾਰ। 
ਕਉਨ ਸੋ ਗੁਰ ਕੀਜੀਐ ਕਹਿ ਮੋਹਿ ਤਤ ਬਿਚਾਰ। _੧੧੧। 
ਲੂਲੌਮ ਭਾਨੀ ਭਾਲ 
ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ _ਗੁਰਦੇਵ। 
ਤਿਆਗ ਕਰਿ ਕੈ ਕਪਟ ਕਉ ਚਿਤ ਲਾਇ ਕੀਜੈ ਸੇਵ। 
ਰੀਝ ਹੈ ਗੁਰਦੇਵ ਤਉ ਤੁਮ ਪਾਇ ਹੋ ਬਰੂ ਦਾਨ। 
ਯੋ ਨ ਹੋਇ ਉਧਾਰ ਪੈ ਸੁਨਿ ਲੇਹੁ ਦਤ ਸੁਜਾਨ। ੧੧੨। 


ਹੋਏ ਹਨ, ਹੋਰਨਾਂ ਦੇ ਚਰਨਾਂ ਨੂੰ ਛਡ ਕੇ ਉਸ ਦੀ ਟੇਕ ਧਾਰਨ ਕਰੋਂ।੧0੮। 
ਰੁਆਲ ਛੱਟ 

ਅਤ੍ਰੀ ਮੁਨੀ ਦਾ ਪੁੱਤਰ (ਦੱਤ) ਭਾਂਤ ਭਾਂਤ ਦੇ ਬੇਅੰਤ ਦੇਸਾਂ ਵਿਚ ਪ੍ਰਭੂ ਦੀ ਕੀਰਤੀ 
ਗਾਉਂਦਾ ਫਿਰਿਆ ਅਤੇ ਤਰ੍ਹਾਂ ਤਰ੍ਹਾਂ ਦੇ ਹੰਕਾਰ ਨੂੰ ਤਿਆਗ ਕੇ (ਉਸ ਦੀ) ਚਰਨੀ ਲਗਾ 
ਰਿਹਾ। ਉਸ ਨੇ ਜਦ ਚਿਤ ਲਗਾ ਕੇ ਕਰੋੜਾਂ ਵਰ੍ਹੇ ਹਰਿ ਦੀ ਸੇਵਾ _ਕੀਤੀ, (ਤਾਂ) ਉਸ 
ਨੂੰ ਅਚਾਨਕ _(ਇਸ _ ਤਰ੍ਹਾਂ) _ਦੀ _ ਆਕਾਸ਼ਬਾਣੀ _ਹੋਈ।੧0੯। 


ਆਕਾਸ਼ਕਾਣਾ ਨੇ ਦੱਤ ਪੁਤ /ਕਹਾ-- 


ਪੁੰਤਰ! ਇਸ ਸੱਚੀ ਸਿਖਿਆ ਨੂੰ ਸੁਣ ਲੈ ਅਤੇ ਜਾ ਗੁਰੂ ਧਾਰਨ _ਕਰ।੧੧0। 
ਦੱਤ ਨੇ ,ਨੈਹਾ-- 
ਰੁਆਲ਼ ਛੰਦ 


ਜਦ _ਇਸ ਪ੍ਰਕਾਰ _ਦੀ ਆਕਾਸ਼ _ਬਾਣੀ ਹੋਈ, _ਤਦ ਦੱਤ ਜੋ ਸਤਿ ਸਰੂਪ, _ਸ਼ੀਲ 
ਦਾ ਸਮੁੰਦਰ, ਚੰਗੀ ਬਿਰਤੀ ਦਾ ਦਰਿਆ ਅਤੇ ਗਿਆਨ ਦਾ ਮਾਨੋ ਖੂਹ ਹੈ, _ਚਰਨੀਂ ਲਗ 
ਜਿਸ 


ਗਿਆ ਅਤੇ ਡੈਡੌਤ ਕਰ _ਕੇ _ਇਸ ਤਰ੍ਹਾਂ ਕਹਿਣ ਲਗਿਆ ਕਿ (ਉਹ) ਕੌਣ ਹੈ? 
ਨੂੰ ਗੁਰੂ ਕੀਤਾ _ਜਾਏ, _ਇਹ _ ਮੈਨੂੰ ਵਿਚਾਰ _ਪੂਰਵਕ _ਦਸੋ।੧੧੧। 


ਆਕਾਸ਼ ਕਾਠ ਨੇ _/ਨਹਾ-- 
ਜੋ ਚਿਤ ਨੂੰ ਚੰਗਾ _ਲਗੇ ਉਸੇ ਨੂੰ ਗੁਰੂ _ਕਰਨਾ ਚਾਹੀਦਾ ਹੈ। ਕਪਟ _ਦਾ ਤਿਆਗ 


ਕਰਕੇ ਅਤੇ ਚਿਤ ਲਗਾ ਕੇ (ਉਸ ਦੀ) ਸੇਵਾ ਕਰਨੀ ਚਾਹੀਦੀ ਹੈ। ਜਦੋਂ ਗੁਰ _ਦੇਵ 
ਰੀਝਣਗੇ _ਤਾਂ ਤੁਸੀਂ ਵਰਦਾਨ ਪ੍ਰਾਪਤ _ਕਰੋਗੇ। _ਹੇ ਸੁਜਾਨ ਦੱਤ! ਸੁਣ ਲੈ ਕਿ ਤਰ੍ਹਾਂ 


ਉੱਧਾਰ ਨਹੀ _ਹੋਣਾ।੧੧੨। 


੨ 0 ੬ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਿਥਮ ਮੰਤ੍ਰ ਦਯੋ _ਜਿਨੈ ਸੋਈ ਜਾਨਿ ਕੈ ਗੁਰਦੇਵ। 

ਜੋਗ ਕਾਰਣ ਕੋ ਚਲਾ ਜੀਅ ਜਾਨਿ ਕੈ ਅਨਭੇਵ। 

ਤਾਤ ਮਾਤ ਰਹੇ ਮਨੈ ਕਰਿ ਮਾਨ ਬੈਨ ਨ ਏਕ। 

ਘੋਰ _ਕਾਨਿਨ ਕੌ ਚਲਾ ਧਰਿ ਜੋਗਿ ਨ੍ਯਾਸ _ਅਨੇਕ। _੧੧੩। 

ਘੋਰ _ਕਾਨਨਿ ਮੈ ਕਰੀ ਤਪਸਾ ਅਨੇਕ ਪੁਕਾਰ। 

ਭਾਤਿ ਭਾਤਿਨ ਕੇ ਕਰੇ ਇਕ ਚਿਤ ਮੰਤ੍ਰ ਉਚਾਰ। 

ਕਸਟ ਕੈ ਜਬ ਹੀ ਕੀਆ ਤਪ ਘੋਰ ਬਰਖ ਪ੍ਰਮਾਨ। 

ਬੁਧਿ ਕੋ ਬਰੁ ਦੇਤ ਭੇ ਤਬ ਆਨਿ ਬੁਧਿ ਨਿਧਾਨ। ੧੧੪। 

ਬੁਧਿ ਕੌ ਬਰੁ ਜਉ ਦਯੋ ਤਿਨ ਆਨ ਬੁਧ ਅਨੰਤ। 

ਪਰਮ ਪੁਰੁਖ ਪਵਿਤ੍ਰ ਕੈ ਗਏ ਦਤ ਦੇਵ ਮਹੰਤ। 

ਅਕਸਮਾਤੁ _ਬਢੀ ਤਬੈ ਬੁਧਿ _ਜਤ੍ਹ _ਤਤ੍ਰ _ਦਿਸਾਨ। 

ਧਰਮ ਪੁਚੁਰ ਕੀਆ ਜਹੀ ਤਹ ਪਰਮ _ਪਾਪ _ਖਿਸਾਨ। _੧੧੫। 

ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈਂ ਨਹੀ ਨਾਸ। 

ਜਤੁ _ਤਤ੍ਰ _ਦਿਸਾ ਵਿਸਾ ਜਿਹ ਠਉਰ ਸਰਬ _ਨਿਵਾਸ। 

ਅੰਡ _ਜੇਰਜ _ਸੇਤ _ਉਤਭੁਜ ਕੀਨ _ਜਾਸ _ਪਸਾਰ। 

ਤਾਹਿ ਜਾਨ ਗੁਰੂ ਕੀਯੋ _ਮੁਨਿ ਸਤਿ _ਦਤ ਸੁ _ਧਾਰ। ੧੧੬। 

/ਛੱਤ ਗਰ ਫਤ ਨਹਾਤਨ ਪੁਕਮ ਗੁਠੂ ਅਕਾਲ ਰੁਖ _ਆਨਾਖਤੰ/ _5/ 

ਰੂਆਲ ਛੰਦ 

ਪਰਮ ਰੂਪ ਪਵਿਤ੍ਰ ਮੁਨਿ ਮਨ ਜੋਗ ਕਰਮ ਨਿਧਾਨ। 

ਦੂਸਰੇ ਗੁਰ ਕਉ ਕਰਾ ਮਨ ਈ ਮਨੈ ਮੁਨਿ ਮਾਨਿ। 

ਨਾਥ ਤਉ ਹੀ ਪਛਾਨ ਜੋ ਮਨ ਮਨਈ ਜਿਹ _ਕਾਲ। 

ਸਿਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ। ੧੧੭। 

/ਛੱਤ ਨੰ ਫੜ ਮਹਾਤਨ ਦੁਤੀਆ ਗੁਰੂ ਆਨ _ਲਰਨਨੰ_/ਨਆ/ਏ ਸ਼ਮਪਤੀ ੨/ 
ਭੁਸ਼ੰਨਾ ਪੁਯਾਤ ਛੰਦ 

ਜਬੈ ਦੈ ਸੁ ਕੀਨੇ ਗੁਰੂ ਦਤ ਦੇਵੈ। ਸਦਾ ਏਕ ਚਿਤ ਕਰੈ ਨਿਤ ਸੇਵੇ। 
ਜਟਾ ਜੂਟ ਸੀਸੈ ਸੁ ਗੰਗਾ ਤਰੈਰੀ। ਕਬੈ ਛ੍ਰੈ ਸਕਾ ਅੰਗ ਕੋ _ਨ_ਅਨੰਗੀ। ੧੧੮। 
ਮਹਾ ਉਜਲੀ ਅੰਗ ਬਿਭੂਤ ਸੋਹੈ। ਲਥੈ ਮੋਨ ਮਾਨੀ ਮਹਾ ਮਾਨ ਮੋਹੈ। 
ਜਟਾ ਜੂਟ ਗੰਗਾ ਤਚੈਗੈ ਮਹਾਨੰ। ਮਹਾ ਬੁਧਿ ਉਦਾਰ _ਬਿਦਿਆ ਨਿਧਾਨੰ। _੧੧੯। 


ਭਗਉਹੇ ਲਸੈ ਬਸਤ੍ਰ ਲੈਗੋਟ ਬੋਦੇ। ਤਜੇ ਸਰਬ ਆਸਾ ਰਟੈ ਏਕ ਛੋਦੈ। 
ਮਹਾ ਮੋਨ ਮਾਨੀ ਮਹਾ ਮੋਨ ਬਾਧੇ। ਮਹਾ ਜੋਗ _ਕਰਮੰ ਸਭੈ ਨ੍ਯਾਸ ਸਾਧੇ। ੧੨0। 


ਰੁਦੂ ਅਵਤਾਰ ੨0੭ 
ਜਿਸ ਨੇ ਸਭ ਤੋਂ ਪਹਿਲਾਂ ਸਲਾਹ _('ਮੌਤੂ”) ਦਿੱਤੀ ਸੀ, ਉਸੇ ਨੂੰ ਗੁਰਦੇਵ ਮੰਨ ਕੇ 
ਅਤੇ ਹਿਰਦੇ ਵਿਚ ਪੁਭੂ ਨੂੰ _ਜਾਣ ਕੇ ਯੋਗ _ਕਰਨ ਲਈ _ਚਲ __ਪਿਆ। _ਮਾਤਾ ਵਰਜਦੇ 


ਪਿਤਾ 
ਰਹੇ, ਪਰ (ਉਸ ਨੇ) ਉਨ੍ਹਾਂ ਦਾ ਇਕ ਬਚਨ _ਵੀ ਨ ਮੰਨਿਆ। ਯੋਗ ਦੀਆਂ ਅਨੇਕ ਵਿਧੀਆਂ 
('ਨ੍ਯਾਸ”) ਧਾਰਨ _ ਕਰ _ਕੇ _ ਸੰਘਣੇ ਜੰਗਲਾਂ _ਵਲ ਤੁਰ _ਪਿਆ।੧੧੩। 
ਘੋਰ _ਜੰਗਲਾਂ _ਵਿਚ ਜਾ ਕੇ ਅਨੇਕ ਤਰ੍ਹਾਂ ਦੀ _ਤਪਸਿਆ _ਕੀਤੀ। ਇਕ _ਚਿਤ ਹੋ 
ਕੇ ਭਾਂਤ ਭਾਂਤ ਦੇ ਮੌਤ੍ਰਾਂ ਦਾ _ਉਚਾਰਨ _ਕੀਤਾ। ਜਦ ਇਕ ਸਾਲ ਕਸ਼ਟ ਸਹਿ ਕੇ ਘੋਰ 
ਤਪ ਕੀਤਾ, _ਤਦ ਬੁੱਧੀ ਦੇ ਖਜ਼ਾਨੇ (ਪ੍ਰਭੂ) ਨੇ ਆ ਕੇ ਬੁੱਧੀ ਦਾ ਵਰ ਦੇ ਦਿੱਤਾ।੧੧੪। 


/ਏਥੋ ਨੰ ਦੱਤ ਦੇ #ਹਾਤਨਆ ਦੇ _ ਅਕਾਲ ਗੁਰ ਪੁਥਮ ਦਾ ਪ੍ਰਸੰਨ ਸਖਤ) 5/ 

ਰੁਆਲ ਛੰਦ 

ਪਰਮ _ਪਵਿਤੁ _ਮਨ ਵਾਲੇ ਅਤੇ ਯੋਗ ਦੇ ਖੁਜ਼ਾਨੇ ਮੁਨੀ (ਦੌਤ ਦੇਵ) ਨੇ ਮਨ ਵਿਚ 
ਹੀ ਮੌਨ ਕੇ (ਮਨ ਨੂੰ) ਦੂਜਾ ਗੁਰੂ ਧਾਰਨ _ਕੀਤਾ। ਜਿਸ ਵੇਲੇ ਮਨ ਮੌਨ ਜਾਂਦਾ ਹੈ, ਤਦ 
ਹੀ ਨਾਥ ਦੀ ਪਛਾਣ ਹੋ _ ਜਾਂਦੀ ਹੈ। ਹੇ ਮੁਨੀ ਲਾਲ! ਸੁਣ, ਤਦ ਹੀ ਮਨ ਦੀ ਸ਼ੁੱਧ ਕਾਮਨਾ 
ਸਿੱਧ ਹੁੰਦੀ ਹੈ।੧੧੭। 

/ਟੈਲੋਂ ਦੱਤਾ #ਹਾਤਮ ਦੇ ਦੁਜੇ ਗੁਰੂ ਮਨ ਦੇ ਵਰਣਨ ਦੇ ਆਨਆਟ ਲੀ ਸਮਘਤੀ/ ੨/ 
ਭੁਸ਼ੰਨਾ ਪੁਯਾਤ ਛੰਦ 

ਜਦ ਦੱਤ ਨੇ ਦੋ ਗੁਰੂ ਧਾਰਨ ਕਰ ਲਏ, ਤਦ ਇਕ ਚਿਤ ਹੋਕੇ ਨਿੱਤ (ਉਨ੍ਹਾਂ 
ਦੀ) ਸੇਵਾ ਕਰਨ _ਲਗਾ। _(ਉਸ ਦੇ) ਸਿਰ ਉਤੇ _ਜਟਾਵਾਂ ਦਾ ਜੂੜਾ _ਹੈ, _(ਉਹ ਅਸਲੋਂ) 
ਗੰਗਾ _ਦੀਆਂ _ਤਰੰਗਾਂ _ਹਨ। _(ਉਨ੍ਹਾਂ ਦੇ) ਸ਼ਰੀਰ ਨੂੰ _ਕਦੇ ਵੀ ਕਾਮ ਦੇਵ ਛੋਹ ਨ 
ਸਕਿਆ।੧੧੮। 

ਸ਼ਰੀਰ ਉਤੇ ਬਹੁਤ _ਉਜਲੀ _ਵਿਭੂਤੀ ਸ਼ੋਭਦੀ ਹੈ (ਜਿਸ ਨੂੰ) ਵੇਖ ਕੇ _ਮਹਾਨ _ਮੋਨੀ 
ਮੁਨੀਆਂ ਦਾ ਅਭਿਮਾਨ _ਮੋਹਿਆ ਜਾਂਦਾ _ਹੈ। _ਜਟਾਵਾਂ _ਦਾ _ਜੂੜਾ _ਹੀ ਮਹਾਨ _ਗੰਗਾ _ਦੀਆਂ 
ਲਹਿਰਾਂ _ਹਨ। _ ਮਹਾਨ _ ਬੁੱਧੀਮਾਨ, _ ਉਦਾਰ _ ਅਤੇ _ ਵਿਦਿਆ _ਦਾ _ ਖ਼ਜ਼ਾਨਾ _ਹੈ।੧੧੯। 

ਭਗਵੇਂ ਬਸਤੁ _ ਚਮਕਦੇ _ਹਨ _ਅਤੇ _ਲੈਗੋਟ _ਬੈਨ੍ਹਿਆ ਹੋਇਆ _ਹੈ। ਸਾਰੀਆਂ ਆਸਾਂ 
ਛਡ ਦਿੱਤੀਆਂ ਹਨ, (ਕੇਵਲ) ਇਕ _ਛੰਦ (ਅਰਥਾਤ _'ਗੁਰਮੰਤ੍ਰ”) _ਰਟਦੇ _ਹਨ। ਮਹਾਨ _ਮੋਨੀ 
ਨੇ ਮਹਾਨ ਚੁਪ _ਸਾਧੀ ਹੋਈ ਹੈ। ਮਹਾਨ ਯੋਗ ਦੇ ਕਰਮਾਂ ਦੀਆਂ _ਸਾਰੀਆਂ ਵਿਧੀਆਂ ਪੂਰੀਆਂ 
ਕੀਤੀਆਂ _ ਹੋਈਆਂ _ਹਨ।੧੨0। 


੨0੮ 


ਸੀ _ਦਸਮ-ਗ੍ਰੰਥ _ਸਾਹਿਬ 


ਦਯਾ ਸਿੰਧੂ _ਸਰਥੈ ਸੁਭ ਕਰਮ _ਕਰਤਾ। ਹਰੇ ਸਰਬ ਗਰਬ ਮਹਾ ਤੇਜ ਧਰਤਾ। 
ਮਹਾ ਜੋਗ ਕੀ ਸਾਧਨਾ ਸਰਬ _ਸਾਧੀ। ਮਹਾ ਮੋਨ ਮਾਨੀ ਮਹਾ ਸਿਧ _ਲਾਧੀ। ੧੨੧ 


ਉਠੈ ਪ੍ਰਾਤਿ ਸੈਧਿਆ ਕਰੈ ਨਾਨ ਜਾਵੈ। ਕਰੈ ਸਾਧਨਾ ਜੋਗ ਕੀ ਜੋਗ ਭਾਵੈ। 
ਤ੍ਰਿਕਾਲਗ _ਦਰਸੀ ਮਹਾ ਪਰਮ _ਤਤੇ। ਸੁ _ਸੈਨ੍ਯਾਸੁ ਦੇਵੈ ਮਹਾ ਸੁਧ _ਮਤੋ। _੧੨੨। 


ਪਿਯਾਸਾ ਛੁਧਾ ਆਨ ਕੇ ਜੋ ਸੇਤਾਵੈ। ਰਹੇ ਏਕ ਚਿਤ ਨ ਚਿਤ ਚਲਾਵੈ। 
ਕਰੈ ਜੋਗ ਨ੍ਯਾਸੈ _ਨਿਰਾਸੈ _ਉਦਾਸੀ। _ਧਰੇ _ਮੇਖਲਾ ਪਰਮ _ਤਤੈ ਪੁਕਾਸੀ। _੧੨੩। 


ਮਹਾ ਆਤਮ _ਦਰਸੀ ਮਹਾ ਤਤ _ਬੇਤਾ। _ਥਿਰੈ ਆਸਣੇਕੈ ਮਹਾ _ਊਰਧਰੇਤਾ। 
ਕਰੈ ਸਤਿ _ਕਰਮੰ ਕੁਰਕਰਮੰ ਪ੍ਰਨਾਸੈ। ਰਹੈ ਏਕ ਚਿਤ ਮੁਨੀਸੈ ਉਦਾਸੈ। ੧੨੪। 


ਸੁਭੰ _ਸਾਸਤ੍ਰਗੈਤਾ ਕੁਕਰਮੰ ਪੁਣਾਸੀ। ਬਸੈ _ਕਾਨਨੇਸੈ ਸੁਪਾਤ੍ਰੰ _ਉਦਾਸੀ। 
ਤਜ੍ਯੋ ਕਾਮ ਕਰੋਧ ਸਬੈ ਲੋਭ ਮੋਹੈ। ਮਹਾ ਜੋਗ ਜ੍ਹਾਲਾ ਮਹਾ _ਮੋਨਿ ਸੋਹੈ। ੧੨੫। 


ਕਰੈ _ਨ੍ਯਾਸ ਏਕੈ _ਅਨੇਕੇ ਪ੍ਰਕਾਰੀ। ਮਹਾ ਬੁਹਮਚਰਜੈ ਸੁ _ਧਰਮਾਧਿਕਾਰੀ। 
ਮਹਾ ਤਤ ਬੇਤਾ ਸੁ _ਸੈਨ੍ਯਾਸ ਜੋਗੇ। _ਅਨਾਸੈ ਉਦਾਸੀ ਸੁ _ਬਾਸੈ ਅਰੋਗੇ। ੧੨੬। 


ਅਨਾਸ ਮਹਾ _ਊਰਧਰੇਤਾ ਸੈਨ੍ਯਾਸੀ। ਮਹਾ ਤਤ _ਬੇਤਾ _ਅਨਾਸੈ _ਉਦਾਸੀ। 
ਸਬੈ ਜੋਗ ਸਾਧੈ ਰਹੈ ਏਕ ਚਿਤੋ। ਤਜੈ ਅਉਰ ਸਰਬੈ ਗਹ੍ਯੋ ਏਕ ਹਿਤੰ। ੧੨੭। 


ਤਰੇ ਤਾਪ ਧੂਮੰ ਕਰੈ ਪਾਨ ਉਚੋ। ਝੁਲੈ ਮਧਿ ਅਗਨੰ ਤਉ ਧਿਆਨ ਮੁਚੇ। 
ਮਹਾ ਬੂਹਮਚਰਜੈ ਮਹਾ ਧਰਮ _ਧਾਰੀ। ਭਏ ਦਤ ਕੇ ਰੁਦੂ ਪੂਰਣ ਵਤਾਰੀ। ੧੨੮। 


ਹਠੀ _ਤਾਪਸੀ ਮੋਨ ਮੌਤ _ਮਹਾਨੰ। ਪਰੈ _ਪੂਰਣੈ _ਦਤ ਪ੍ਰਗ੍ਯਾ _ਨਿਧਾਨੈ। 
ਕਰੈ ਜੋਗ ਨ੍ਯਾਸੈ ਤਜੇ ਰਾਜ ਭੋਗੇ। ਚਕੇ ਸਰਬ ਦੇਵੈ ਜਕੇ ਸਰਬ _ਲੋਗੇ। ੧੨੯। 


ਰੁਦੂ ਅਵਤਾਰ ੨0੯ 


ਦਇਆ ਦਾ ਸਮੁੰਦਰ ਹੈ ਅਤੇ ਸਾਰੇ ਸ਼ੁਭ ਕਰਮ _ਕਰਨ ਵਾਲਾ ਹੈ। ਸਭ ਦੇ ਹੰਕਾਰ 
ਮਹਾਨ ਤੇਜ ਨੂੰ ਧਾਰਨ ਕਰਨ _ਵਾਲਾ _ਹੈ। _ਮਹਾਨ ਯੋਗ _ਦੀ 


ਅਤੇ 
ਸਾਰੀ ਸਾਧਨਾ _ਸਿੱਧ ਕੀਤੀ ਹੋਈ ਹੈ। ਮਹਾਨ ਮੋਨ (ਉਸ ਨੇ) ਧਾਰਨ ਕੀਤਾ ਹੋਇਆ ਹੈ 
ਅਤੇ _ ਮਹਾਨ _ ਸਿੱਧੀ _ ਪ੍ਰਾਪਤ _ ਕੀਤੀ _ਹੋਈ _ ਹੈ।੧੨੧। 

ਪੁਭਾਤ ਵੇਲੇ ਉਠ ਕੇ ਇਸ਼ਨਾਨ ਲਈ ਜਾਂਦਾ ਹੈ ਅਤੇ ਸੋਧਿਆ ਕਰਦਾ ਹੈ। ਯੋਗ 
ਦੀ _ਸਾਧਨਾ ਕਰਦਾ ਹੈ, (ਕਿਉਂਕਿ _ਉਸ ਨੂੰ) ਯੋਗ ਚੰਗਾ _ਲਗਦਾ _ਹੈ। _(ਉਹ) ਤ੍ਰਿਕਾਲ 
ਦਰਸ਼ੀ _ਅਤੇ _ਮਹਾਨ _ਪਰਮ-ਤੱਤ੍ਰ ਨੂੰ (ਪ੍ਰਾਪਤ _ਕਰ ਚੁਕਿਆ _ਹੈ)। _ਉਹ _ਸੈਨਿਆਸ ਦੇਵ 


ਮਹਾਨ _ ਸ਼ੁੱਧ _ ਮਤ _ ਵਾਲਾ _ਹੈ।੧੨੨। 


ਪਿਆਸ ਅਤੇ ਭੁਖ ਜੇ ਆ ਕੇ ਸਤਾਉਂਦੀ ਹੈ, ਤਾਂ (ਉਹ) ਇਕਾਗਰ _ਚਿਤ ਰਹਿੰਦਾ 
ਹੈ ਅਤੇ ਚਿਤ ਨੂੰ _ਚਲਾਇਮਾਨ ਨਹੀਂ ਹੋਣ ਦਿੰਦਾ ਹੈ। (ਉਹ) ਯੋਗ _ਦੀ ਵਿਧੀ ਪਾਲਦਾ 
ਹੈ ਅਤੇ ਆਸਾ _ਰਹਿਤ ਅਤੇ _ਉਦਾਸ _(ਨਿਰਲਿਪਤ) ਰਹਿੰਦਾ _ਹੈ। _(ਉਸ ਨੇ) _ਪਰਮ-ਤੱਤ੍ਰ 


ਦਾ ਪੁੁਕਾਸ਼ ਪ੍ਰਾਪਤ _ਕੀਤਾ _ਹੈ ਅਤੇ _ਮੇਖਲਾ _ਧਾਰਨ _ਕੀਤੀ _ਹੋਈ _ਹੈ।੧੨੩। 
(ਉਹ) ਮਹਾਨ ਆਤਮ ਦਰਸ਼ੀ ਹੈ ਅਤੇ ਮਹਾਨ ਤੱਤ੍ਰ-ਵੇਤਾ ਹੈ। (ਉਹ) ਇਕੋ ਆਸਨ 

ਉਤੇ _ਸਥਿਰ _ਰਹਿੰਦਾ ਹੈ ਅਤੇ ਮਹਾਨ ਬ੍ਰਹਮਚਾਰੀ _ਹੈ। _(ਸਦਾ) ਸਤਿ _ਕਰਮ _ਕਰਦਾ ਹੈ 

ਅਤੇ ਬੁਰੇ ਕਰਮਾਂ ਨੂੰ ਚੰਗੀ ਤਰ੍ਹਾਂ ਨਸ਼ਟ ਕਰਦਾ ਹੈ। (ਉਸ) ਮਹਾ ਮੁਨੀ ਦਾ ਚਿਤ ਸਥਿਰ 


ਰਹਿੰਦਾ _ਹੈ ਅਤੇ _ (ਸਦਾ) _ ਉਦਾਸ _ (ਨਿਰਲਿਪਤ) _ ਰਹਿੰਦਾ _ਹੈ।੧੨੪। 


ਸ਼ੁਭ ਸ਼ਾਸਤਰਾਂ ਤਕ (ਉਸ _ਦੀ) ਪਹੁੰਚ ਹੈ ਅਤੇ _ਕੁਕਰਮਾਂ ਨੂੰ ਨਸ਼ਟ _ਕਰਨ _ਵਾਲਾ 
ਹੈ। _(ਉਹ ਸਦਾ) ਸੰਘਣੇ ਬਨ _ਵਿਚ ਰਹਿੰਦਾ ਹੈ ਅਤੇ ਉਦਾਸੀ _ਸੁਭਾ ਦਾ _ਸੁਪਾਤਰ ਹੈ 
(ਅਧਿਕਾਰੀ ਹੈ)। (ਉਸ ਨੇ) ਕਾਮ, ਕ੍ਰੋਧ, ਲੋਭ, ਮੋਹ (ਆਦਿ ਸਾਰੇ ਵਿਕਾਰਾਂ ਨੂੰ) ਛਡ ਦਿੱਤਾ 
ਹੈ। _(ਉਹ) ਮਹਾ ਮੁਨੀ _ਮਹਾਨ ਯੋਗ _ਦੀ ਲਾਟ ਵਾਂਗ _ ਸ਼ੋਭਦਾ _ਹੈ।੧੨੫। 

ਇਕ _(ਯੋਗ) _ਦਾ _ਉਹ _ ਅਨੇਕ _ਢੰਗਾਂ _ਨਾਲ ਅਭਿਆਸ _ਕਰਦਾ _ਹੈ। _ਉਹ ਮਹਾਨ 
ਬ੍ਰਹਮਚਾਰੀ _ਧਰਮ _ਦਾ ਅਧਿਕਾਰੀ _ਹੈ। _ਉਹ _ ਮਹਾਨ _ਤੱਤ੍ਰ-ਵੇਤਾ _ਅਤੇ _ਸੈਨਿਆਸ _ਯੋਗ 
(ਵਿਚ _ਪੁਬੀਨ _ਹੈ)। (ਉਹ) ਆਸ ਤੋਂ ਰਹਿਤ, ਸਦਾ ਉਦਾਸ ਅਤੇ ਰੋਗ _ਰਹਿਤ ਅਵਸਥਾ 
ਵਿਚ ਵਸਦਾ _ਹੈ।੧੨੬। 

(ਉਹ) ਆਸਾਂ ਤੋਂ ਰਹਿਤ, _ਮਹਾਨ ਬ੍ਰਹਮਚਾਰੀ _ਅਤੇ _ਸੈਨਿਆਸੀ _ਹੈ। ਮਹਾਨ ਤੱਤ੍ਰ 
ਨੂੰ ਜਾਣਨ ਵਾਲਾ, ਆਸ਼ਾ _ਤੋਂ ਰਹਿਤ ਅਤੇ _ਉਦਾਸੀ ਸੁਭਾ _ਵਾਲਾ _ਹੈ। _(ਉਸ ਨੇ) ਇਕ 
ਚਿੱਤ ਰਹਿ ਕੇ ਸਾਰੇ _ਯੋਗਾਂ_ ਨੂੰ ਸਾਧਿਆ ਹੋਇਆ ਹੈ। ਉਸ ਨੇ ਸਭ ਨੂੰ ਛਡ ਕੇ 'ਇਕ' 
ਨਾਲ _ਹੀ __ ਹਿਤ ਪਾਲਿਆ _ਹੈ।੧੨੭। 
ਧੂੰਏਂ ਦੇ ਸੇਕ ਵਿਚ _ਉਚੇ ਪੈਰ _ਕਰ _ਕੇ ਖੜੋਤਾ _ਹੈ। _ਅਗਨੀ ਵਿਚ _ਝੁਲਦਾ ਹੈ, 
ਤਾਂ ਵੀ ਧਿਆਨ ਛੁਟਦਾ _ਨਹੀਂ। _ਮਹਾਨ ਬ੍ਰਹਮਚਾਰੀ ਅਤੇ _ਮਹਾਨ _ਧਰਮੀ _ਹੈ। ਦੱਤ 
ਦਾ _ਪੂਰਨ _ ਅਵਤਾਰ _ਹੋਇਆ _ਹੈ।੧੨੮। 
ਮਹਾਨ _ਹਠੀ, _ਤਪਸਵੀ, _ਮੋਨਧਾਰੀ ਅਤੇ ਮੰਤ੍ਰਧਾਰੀ ਹੈ। ਦੱਤ ਪੂਰਨ ਬ੍ਰਹਮ ਵਿਦਿਆ 
ਦਾ ਖ਼ਜ਼ਾਨਾ _ਹੈ। ਯੋਗ _ਦਾ _ਵਿਧਾਨ ਕਰਦਾ ਹੈ ਅਤੇ _ਰਾਜ ਭੋਗ ਨੂੰ _ਤਿਆਗਦਾ ਹੈ। _ਸਾਰੇ 
ਦੇਵਤੇ ਅਸਚਰਜ _ ਵਿਚ _ਪੈ ਗਏ _ਹਨ _ ਅਤੇ ਸਾਰੇ _ਲੋਗ _ ਹੈਰਾਨ _ਹਨ।੧੨੯। 


ਐਂ ਕੈ 


੨੧0 


ਸੀ _ਦਸਮ-ਗ੍ਰੰਥ _ਸਾਹਿਬ 


ਜਕੇ _ਜਛ _ਗੰਧੂਬ _ਬਿਦਿਆ ਨਿਧਾਨੰ। _ਚਕੇ ਦੇਵਤਾ ਚੰਦ _ਸੂਰੇ _ਸੁਰਾਨੰ। 
ਛਕੇ ਜੀਵ ਜੰਤੂ _ਲਖੇ ਪਰਮ ਰੂਪੰ। ਤਜ੍ਯੋ ਗਰਬ _ਸਰਬੈ ਲਗੇ ਪਾਨ ਭੂਪੰ। ੧੩0। 


ਜਟੀ ਦੰਡ ਮੁੰਡੀ ਤਪੀ _ਬ੍ੂਹਮਚਾਰੀ। ਜਤੀ _ਜੰਗਮੀ _ਜਾਮਨੀ ਜੰਤ੍ਰ _ਧਾਰੀ। 
ਪਰੀ ਪਾਰਬਤੀ ਪਰਮ ਦੇਸੀ _ਪਛੇਲੇ। ਬਲੀ _ਬਾਲਖੀ _ਬੰਗ ਰੂਮੀ ਰੁਹੇਲੇ। _੧੩੧। 


ਜਟੀ ਜਾਮਨੀ ਜੰਤ੍ਰ-ਧਾਰੀ ਛਲਾਰੇ। _ਅਜੀ ਆਮਰੀ _ਨਿਵਲਕਾ ਕਰਮ ਵਾਰੇ। 
ਅਤੇਵਾਗਨਹੋਤੀ ਜੁਆ ਜਗ੍ਯ _ਧਾਰੀ। _ਅਧੈ _ਉਰਧਰੇਤੈ _ਬਰੈ _ਬ੍ਰਹਮਚਾਰੀ। ੧੩੨। 


ਜਿਤੇ ਦੇਸ ਦੇਸੈ ਹੁਤੇ ਛਤੁਧਾਰੀ। ਸਬੈ ਪਾਨ ਲਗੇ _ਤਜ੍ਯੋ ਗਰਬ _ਭਾਰੀ। 
ਕਰੈ ਲਾਗ _ਸਰਬੈ_ਸੁਸੈਨ੍ਯਾਸ ਜੋਗੇ। ਇਹੀ ਪੰਥ ਲਾਗੇ _ਸੁਭੈ ਸਰਬ ਲੋਗੇ। ੧੩੩। 


ਸਬੇ ਦੇਸ ਦੇਸਾਨ ਤੇ ਲੋਗ ਆਏ। ਕਰੈ ਦਤ ਕੇ ਆਨਿ ਮੂੰਡੰ ਮੁੰਡਾਏ। 
ਧਰੇ ਸੀਸ ਪੈ ਪਰਮ ਜੂਟੇ ਜਟਾਨੰ। ਕਰੈ ਲਾਗਿ _ਸੈਨ੍ਯਾਸ ਜੋਗ ਅਪ੍ਰਮਾਨੰ। ੧੩੪। 


ਰੁਆਲ ਛੱਟ 
ਦੇਸ ਦੇਸਨ ਕੇ ਸਬੈ ਨ੍ਰਿਪ ਆਨਿ ਕੈ ਤਹਿ ਠਉਰ। 
ਜਾਨਿ ਪਾਨ ਪਰੈ ਸਬੈ ਗੁਰੂ ਦਤ ਸੀ ਸਰਮਉਰ। 
ਤਿਆਗਿ ਅਉਰ _ਨਏ ਮਤਿ _ਏਕਹੀ ਮਤਿ _ਠਾਨ। 
ਆਨਿ ਮੂੰਡ ਮੁੰਡਾਤ ਭੇ ਸਭ _ਰਾਜ ਪਾਟ _ਨਿਧਾਨ। ੧੩੫। 


ਆਨਿ ਆਨਿ ਲਗੇ ਸਬੈ ਪਗ ਜਾਨਿ ਕੈ ਗੁਰ ਦੇਵ। 
ਸਸਤ੍ਰ _ਸਾਸਤੁ _ਸਬੈ ਭ੍ਰਿਤਾਂਬਰ ਅਨੰਤ ਰੂਪ _ਅਭੇਵ। 
ਅਛਿਦ _ਗਾਤ _ਅਛਿਜ ਰੂਪ _ਅਭਿਦ ਜੋਗ ਦੁਰੰਤ। 
ਅਮਿਤ ਉਜਲ _ਅਜਿਤ ਪਰਮ _ਉਪਜਿਓ ਸੁ _ਦਤ ਮਹੰਤ। _੧੩੬। 


ਪੇਖਿ ਰੂਪ ਚਕੇ ਚਰਾਚਰ ਸਰਬ _ਬ੍ਯੋਮ _ਬਿਮਾਨ। 
ਜਰ “ਤਰ ਜਹੇ ਨ ਸਮਿਤੀ ਜੂਸ - ਸਹ 
ਅਤੁ ਛਤਰ ਨ੍ਰਿਪਤ ਕੋ ਤਜਿ ਜੋਗ ਲੈ ਸੈਨ੍ਯਾਸ। 
ਆਨਿ ਆਨਿ ਕਰੈ ਲਗੇ ਹ੍ਹੈ ਜਤ੍ਹ _ਤਤ੍ਰ ਉਦਾਸ। ੧੩੭। 


ਇੰਦੂ ਉਪਿੰਦੂ _ਚਕੇ ਸਬੈ ਚਿਤ ਚਉਕਿਯੋ ਸਸਿ _ਭਾਨੁ। 
ਲੈ ਨ ਦਤ ਛਨਾਇ ਆਜ ਨ੍ਰਿਪਤ ਮੋਰ _ਮਹਾਨ। 

ਰੀਝ _ਰੀਝ ਰਹੇ ਜਹਾ ਤਹਾ ਸਰਬ ਬ੍ਯੋਮ _ਬਿਮਾਨ। 
ਜਾਨ ਜਾਨ _ਸਬੈ ਪਰੇ ਗੁਰਦੇਵ ਦਤ _ਮਹਾਨ। _੧੩੮। 


ਦੀ. ' “ਅਦਾ ੨੧੧ 

ਵਿਦਿਆ ਦੇ ਖ਼ਜ਼ਾਨੇ _ਯਕਸ਼ _ਅਤੇ _ਗੰਧਰਬ _ਹੈਰਾਨ ਹੋ ਰਹੇ _ਹਨ। ਦੇਵਤੇ, ਚੰਦੂਮਾ, 

ਸੂਰਜ ਅਤੇ ਦੈੱਤ, ਜੀਵ, ਪਰਮ ਰੂਪ ਵਾਲੇ ਨੂੰ ਜੰਤੂ ਵਾਂਗ ਵੇਖ ਕੇ ਹੈਰਾਨ ਹੋ ਰਹੇ _ਹਨ। 
ਹੈ ਅਤੇ ਕੇ ਚਰਨੀ ਲਗ ਗਏ _ਹਨ 


ਨਿਹ ਦੀ ਦਿੱਲੀ. ਦਿ: ਅਰਬੀ ਰਜਿ ਚੰਦ ਤੀ . (ਉਹ ਸਦ. 


ਮੌਤ _ਧਾਰਨ _ਕਰ ਲਿਆ _ਹੈ। ਸਾਰੇ _ਰਾਜਸੀ 
ਸਿਰ _ਮੁਨਵਾ ਲਏ _ ਹਨ।੧੩੫। 


(ਦੌਤ ਨੂੰ) ਗੁਰੂ ਦੇਵ ਜਾਣ ਕੇ ਆ ਆ ਕੇ ' ਧੋ ਗਏ ਹਨ। ਸਾਰੈ ਸ਼ਾਸਤਰਾਂ 
ਅਤੇ _ਸ਼ਸਤ੍ਰਾਂ _ਵਾਲੇ ਦਾਸਾਂ ਦੇ ਭੇਸ ਵਿਚ ਅਭੇਵ ਅਤੇ 
(ਜਿਸ ਦਾ) ਸ਼ਰੀਰ ਅਣਛਿਜ ਅਤੇ ਅਛਿਦ ਹੈ ਅਤੇ ( 
ਔਖਾ _ਹੈ। (ਜੋ) ਅਮਿਤ, _ਉਜਲਾ, _ਅਜਿਤ ਹੈ, _ਉਹ 


ਹੰ।੧੩੬। 


ਨੂੰ ਵੇਖ ਕੇ) ਚਿਤਰ ਸਮਾਨ ਹੋ ਗਏ _ਹਨ। _ਅਸਤ੍ਹਾਂ, ਛੜ੍ਹਾਂ ਅਤੇ _ਸਿੰਘਾਸਨਾਂ ਨੂੰ ਛਡ ਕੇ 
ਸੈਨਿਆਸ ਯੋਗ ਲੈ ਲਿਆ ਹੈ। ਜਿਥੋਂ ਕਿਥੋਂ ਦੇ ਲੋਗ ਉਦਾਸ (ਵਿਰਕਤ) ਹੋ ਕੇ ਆ ਆ 
ਕੇ _(ਪ੍ਰਨਾਮ _ਕਰਨ) _ ਲਗ ਗਏ _ਹਨ।੧੩੭। 

ਇੰਦਰ, _ਉਪਿੰਦਰ ਆਦਿ _ਸਾਰੇ _ਚਿਤ _ਵਿਚ ਹੈਰਾਨ ਹੋ ਰਹੇ ਹਨ ਅਤੇ _ਸੂਰਜ _ਤੇ 
ਚੇਦੁਮਾ ਵੀ ਚੌਂਕ ਗਏ _ਹਨ। (ਇੰਦਰ ਇਸ ਲਈ ਪਰੇਸ਼ਾਨ ਹੈ ਕਿ) ਅਜ ਕਿਤੇ ਦੱਤ ਮੇਰੇ 
ਮਹਾਨ ਰਾਜ ਨੂੰ ਖੋਹ ਨ ਲਏ। ਸਾਰੇ (ਦੇਵਤੇ) ਜਿਥੇ _ਕਿਥੇ _ਬਿਮਾਨਾਂ ਵਿਚ ਬੈਠੇ ਰੀਝ ਰਹੇ 
ਹਨ ਅਤੇ ਦੱਤ ਨੂੰ ਗੁਰੂਦੇਵ ਜਾਣ _ਕੇ ਸਾਰੇ _ਚਰਨੀਂ ਪੈ __ਗਏ _ਹਨ।੧੩੮। 


੨੧੨ 


ਕੈਸ਼ ਕੇਕ 


ਐਥੈ ਐ&  ਜ਼ੈਂਜ਼ੈਂ ਬੈਂਜੈ ਕੈ ਰਹ 


ਸੀ _ਦਸਮ-ਗ੍ੰਥ _ਸਾਹਿਬ 


ਜਤ _ਤਤ੍ਰ ਦਿਸਾ ਵਿਸਾ ਨ੍ਰਿਪ ਰਾਜ ਸਾਜ _ਬਿਸਾਰ। 
ਆਨਿ ਆਨਿ ਸਬੋ ਗਹੇ ਪਗ _ਦਤ ਦੇਵ ਉਦਾਰ 

ਜਾਨਿ ਜਾਨਿ ਸੁ ਧਰਮ ਕੋ ਘਰ ਮਾਨਿ ਕੈ ਗੁਰਦੇਵ। 
ਪ੍ਰੀਤਿ ਮਾਨ ਸਬੈ ਲਗੇ ਮਨ ਛਾਡਿ ਕੈ ਅਹੰਮੇਵ। ੧੩੯। 


ਰਾਜ ਸਾਜ ਸਬੈ ਤਜੇ ਨ੍ਰਿਪ ਭੇਸ ਕੈ ਸੈਨ੍ਯਾਸ। 
ਆਨਿ ਜੋਗ ਕਰੈ ਲਗੇ ਹ੍ਹੈ ਜਤ੍ਹ ਤਤ ਉਦਾਸ। 
ਮੰਡਿ ਅੰਗਿ ਬਿਭੂਤ ਉਜਲ ਸੀਸ _ਜੂਟ ਜਟਾਨ। 


੮੨. 


ਭਾਤਿ ਭਾਤਨ ਸੌ ਸੁਭੇ ਸਭ ਰਾਜ ਪਾਟ ਨਿਧਾਨ। _੧੪0। 

ਜਤ _ਤਤ੍ਰ _ਬਿਸਾਰਿ ਸੰਪਤਿ ਪੁਤ _ਮਿਤੁ _ਕਲਤੂ 

ਭੇਸ ਲੈ ਸੈਨ੍ਯਾਸ ਕੋ ਨ੍ਰਿਪ ਛਾਡਿ ਕੈ ਜਯ ਪਤ 

ਬਾਜ ਰਾਜ ਸਮਾਜ ਸੁੰਦਰ ਛਾਡ ਕੇ ਗਜ ਰਾਜ। 

ਆਨਿ ਆਨਿ ਬਸੇ ਮਹਾ ਬਨਿ ਜਤ੍ਹ ਤਤੁ _ਉਦਾਸ। ੧੪੧ 

ਪਾਧੜਾੀੰ _ਛੰਦ/ ਤੂਪੁਸ਼?ਟ 

ਭਾਤਿ ਸਰਬ _ਛਿਤ ਕੇ ਨ੍ਰਿਪਾਲ। ਸੈਨ੍ਯਾਸ ਜੋਗ _ਲਾਗੇ _ਉਤਾਲ। 
ਕਰੈ ਲਾਗਿ _ਨਿਵਲਿ ਆਦਿ ਕਰਮ। ਇਕ _ਧਰਤ ਧਿਆਨ ਲੈ ਬਸਤ੍ਰ _ਚਰਮ। _੧੪੨। 
ਧਰਤ ਬਸਤ੍ਰ _ਬਲਕਲਨ _ਅੰਗਿ। ਇਕ _ਰਹਤ ਕਲਪ _ਇਸਥਿਤ _ਉਤੰਗ। 
ਕਰਤ ਅਲਪ _ਦੁਗਧਾ _ਅਹਾਰ। ਇਕ ਰਹਤ _ਬਰਖ ਬਹੁ _ਨਿਰਾਹਾਰ। _੧੪੩। 


ਰਹਤ ਮੋਨ ਮੋਨੀ ਮਹਾਨ। ਇਕ ਕਰਤ ਨ੍ਯਾਸ _ਤਜਿ _ਖਾਨ ਪਾਨ 
ਰਹਤ ਏਕ ਪਗ _ਨਿਰਾਧਾਰ। ਇਕ ਬਸਤ ਗ੍ਰਾਮ _ਕਾਨਨ ਪਹਾਰ। ੧੪੪੧ 


ਕਰਤ _ਕਸਟ ਕਰ ਧੂਮੂ _ਪਾਨ। ਇਕ _ਕਰਤ _ਭਾਤਿ _ਭਾਤਿਨ ਸਨਾਨ। 
ਰਹਤ ਇਕ _ਪਗ ਜੁਗ ਪ੍ਰਮਾਨ। ਕਈ _ਊਰਧ _ਬਾਹ ਮੁਨਿ ਮਨ ਮਹਾਨ। ੧੪੫ 


ਰਹਤ _ਬੈਠਿ ਜਲਿ ਮਧਿ ਜਾਇ। ਇਕ _ਤਪਤ ਆਗਿ _ਊਰਧ _ਜਰਾਇ। 
ਕਰਤ ਨ੍ਯਾਸ ਬਹੁ ਬਿਧਿ ਪ੍ਰਕਾਰ। ਇਕ ਰਹਤ ਏਕ ਆਸਾ __ਅਧਾਰ। _੧੪੬। 


ਕਬਹੂੰ ਨੀਚ ਨਹੀ ਕਰਤ ਡੀਠ। ਕੇਈ ਤਪਤ ਆਗਿ ਪਰ ਜਾਰ _ਪੀਠ। 
ਬੈਠ ਕਰਤ ਬੂਰਤ _ਚਰਜ _ਦਾਨ। ਕੇਈ ਧਰਤ _ਚਿਤ ਏਕੈ _ਨਿਧਾਨ। _੧੪੭ 


ਕਰਤ ਜਗਿ ਅਰੁ ਹੋਮ _ਦਾਨ। ਕੇਈ _ਭਾਤਿ _ਭਾਤਿ ਬਿਧਵਤਿ ਇਸਨਾਨ 
ਧਰਤ ਜਾਇ ਲੈ ਪਿਸਟ ਪਾਨ। ਕੇਈ ਦੇਤ ਕਰਮ _ਕੀ ਛਾਡਿ _ਬਾਨ। ੧੪੮। 


ਰੁੂਦ੍ ਅਵਤਾਰ ੨੧੩ 


ਆ ਕੇ ਉਦਾਰ 
ਕੇ, ਅਤੇ ਗੁਰੂਦੇਵ ਮੰਨ ਕੇ, 
ਹਨ।੧੩੯। 


॥ 
(07 

8 ਤੈ 
॥2੧ 
॥ 
ਭੂ 
<੭ 
ਲਹ 
%੦ 
ਹਉ 
ਪ੍ਰ 
8 
ਕੇ 


7 ਅਤੇ ਖ਼ਜ਼ਾਨਿਆਂ ਵਾਲੇ _ਸਨ।੧80। 
ਜਿਥੋਂ ਕਿਥੋਂ (ਦੇ ਰਾਜਿਆਂ ਨੇ) ਪੁੱਤਰ, ਮਿਤਰ, ਇਸਤਰੀ, ਸੰਪੌਤੀ ਨੂੰ ਵਿਸਾਰ ਕੇ 


ਅਤੇ ਵਿਜੈ-ਪੌਤਰਾਂ ਨੂੰ ਛਡ ਕੇ ਸੈਨਿਆਸ ਦਾ ਭੇਸ ਲੈ ਲਿਆ ਹੈ। ਸੁੰਦਰ ਘੋੜਿਆਂ, ਵੱਡੇ 
ਵੱਡੇ ਹਾਥੀਆਂ ਅਤੇ ਸੁੰਦਰ ਸਮਾਜ ਨੂੰ ਛਡ ਕੇ, ਜਿਥੋਂ ਕਿਥੋਂ ਉਦਾਸ (ਵਿਰਕਤ) ਹੋਕੇ 
ਮਹਾ _ਬਨ _ਵਿਚ _ਆ ਵਸੇ ਹਨ।੧੪੧ 
ਪਾਧਤਾ _ਛੰਦ/ ਤੋਂ ਪਾ ਨਾਲ 

ਇਸ ਤਰ੍ਹਾਂ _ਨਾਲ ਸਾਰੀ _ਪ੍ਰਿਥਮੀ ਦੇ _ਰਾਜੇ ਛੇਤੀ ਤੋਂ ਛੇਤੀ _ਸੈਨਿਆਸ ਯੋਗ ਨੂੰ 
ਧਾਰਨ _ਕਰਨ _ਲਗੇ। _ਇਕ _ਤਾਂ ਨਿਉਲੀ ਆਦਿ ਕਰਮ _ਕਰਨ _ਲਗ ਗਏ ਹਨ ਅਤੇ ਚੰਮ 
ਦੇ ਬਸਤ੍ਰ _ਧਾਰਨ _ਕਰ ਕੇ ਧਿਆਨ ਧਰ ਰਹੇ _ਹਨ।੧੪੨। 

ਇਕਨਾਂ ਨੇ ਸ਼ਰੀਰ _ਉਤੇ _ਬ੍ਰਿਛਾਂ ਦੀਆਂ _ਛਿਲਾਂ ਦੇ ਬਸਤ੍ਰ _ਧਾਰਨ ਕੀਤੇ ਹੋਏ ਹਨ 
ਅਤੇ ਇਕ _ਕਲਪ _(ਜਿੰਨੇ ਸਮੇਂ ਵਿਚ ਬਾਂਹ) ਉੱਚੀ _ਕਰ ਕੇ _ਖੜੋਤੇ _ਹਨ। ਇਕ _ਬਹੁਤ 
ਥੋੜਾ ਜਿਹਾ ਦੁੱਧ _ਦਾ _ਆਹਾਰ ਕਰਦੇ ਹਨ ਅਤੇ ਇਕ ਵਰ੍ਹਿਆਂ ਤਕ _ਬਿਨਾ ਭੋਜਨ ਦੇ 
ਰਹਿੰਦੇ ਹਨ।੧੪੩। 

ਇਕ _ ਮਹਾਨ _ਮੋਨੀ ਚੁਪ _ਰਹਿੰਦੇ _ਹਨ। _ਇਕ _ਖਾਣਾ ਪੀਣਾ ਛਡ ਕੇ ਯੋਗ ਦਾ 
ਵਿਧਾਨ ਕਰਦੇ _ਹਨ। _ਇਕ (ਕੇਵਲ) ਇਕ ਪੈਰ ਤੇ _ਨਿਰਾਧਾਰ _ਖੜੋਤੇ ਰਹਿੰਦੇ ਹਨ। ਇਕ 
ਪਿੰਡ ਵਿਚ, _ਬਨ _ਵਿਚ _ਅਤੇ ਪਹਾੜ _ ਵਿਚ _ ਵਸਦੇ _ਹਨ।੧੪8੪ 


ਇਕ ਕਸ਼ਟ ਨਾਲ _ਧੂਮਰ-ਪਾਨ ਕਰਦੇ _ਹਨ। _ਇਕ ਭਾਂਤ ਭਾਂਤ ਦੇ ਇਸ਼ਨਾਨ ਕਰਦੇ 
ਹਨ। _ਇਕ (ਕੇਵਲ) ਇਕ ਪੈਰ ਉਤੇ _ਯੂਗ (ਜਿੰਨੇ ਲੰਬੇ ਸਮੇ ਤਕ _ਖੜੋਤੇ) ਰਹਿੰਦੇ ਹਨ 
ਕਈ _ ਮਹਾਨ _ਮਨ ਵਾਲੇ _ਮੁਨੀਆਂ ਨੇ _ਬਾਂਹ ਨੂੰ ਉੱਚਾ ਚੁਕਿਆ ਹੋਇਆ _ਹੈ।੧੪੫ 

ਇਕ ਜਲ ਵਿਚ ਜਾ ਕੇ ਬੈਠ ਜਾਂਦੇ ਹਨ। ਇਕ _ਔਗ ਦੇ ਭਾਂਬੜ ਬਾਲ ਕੇ (ਉਸ 
ਦਾ) ਸੇਕ ਲੈਂਦੇ ਹਨ। ਇਕ ਕਈ ਤਰ੍ਹਾਂ ਨਾਲ ਯੋਗ ਅਭਿਆਸ ਕਰਦੇ _ਹਨ। ਇਕ _ਕੇਵਲ 
ਇਕ _ ਆਸ ਦੇ ਆਸਰੇ ਰਹਿੰਦੇ _ਹਨ।੧੪੬। 


ਕਈ ਕਦੇ ਵੀ ਨਜ਼ਰ ਨੂੰ ਨੀਵਾਂ ਨਹੀਂ ਕਰਦੇ। ਕਈ ਅੱਗ ਬਾਲ ਕੇ ਪਿੱਠ ਨੂੰ ਸੇਕਦੇ 


ਹਨ। ਕਈ ਬੈਠ ਕੇ ਬ੍ਰਤ, ਬ੍ਰਹਮਚਰਯ ਅਤੇ ਦਾਨ ਕਰਦੇ ਹਨ। ਕਈ ਇਕ ਪ੍ਰਭੂ (“ਨਿਧਾਨ”) 
ਨੂੰ ਚਿਤ _ਵਿਚ _ਧਾਰਨ _ ਕਰਦੇ _ ਹਨ।੧੪੭। 

ਕਈ _ਯੌਂਗ, ਹੋਮ _ਅਤੇ _ਦਾਨ _ਕਰਦੇ _ਹਨ। _ਕਈ ਭਾਂਤ ਭਾਂਤ ਦੇ ਵਿਧੀ ਅਨੁਸਾਰ 
ਇਸ਼ਨਾਨ _ਕਰਦੇ _ਹਨ। _ਕਈ ਪੈਰਾਂ (ਨੂੰ ਮੋੜ _ਕੇ) ਪਿਠ _ਉਤੇ ਟਿਕਾ ਦਿੰਦੇ ਹਨ। ਕਈ 
ਕਰਮ _ ਕਰਨ _ਦੀ ਆਦਤ _('ਬਾਨ”) ਨੂੰ _ਛਡ _ਬੈਠੇ _ਹਨ।੧੪੮। 


੨੧੪ ਸ੍ਰੀ _ਦਸਮ-ਗ੍ਰੰਥ _ਸਾਹਿਬ 


ਕਰਤ _ਬੈਠਿ ਪਰਮੰ _ਪ੍ਰਕਾਸ। ਕੇਈ ਭੂਮਤ ਪਬ ਬਨਿ ਬਨਿ ਉਦਾਸ। 
ਰਹਤ ਏਕ ਆਸਨ ਅਡੋਲ। ਕੇਈ ਜਪਤ _ਬੈਠਿ ਮੁਖ ਮੌਤ _ਅਮੋਲ। ੧੪੯। 


ਕਰਤ ਬੈਠਿ ਹਰਿ ਹਰਿ ਉਚਾਰ। ਕੇਈ ਕਰਤ ਪਾਠ ਮੁਨਿ ਮਨ ਉਦਾਰ। 
ਭਗਤਿ ਭਾਵ ਭਗਵਤ _ਭਜੈਤ। ਕੇਈ _ਰਿਚਾ ਬੇਦ ਸਿੰਮ੍ਰਿਤ ਰਟੰਤ। _੧੫0। 


ਏਕ ਪਾਨ ਅਸਥਿਤ ਅਡੋਲ। ਕੇਈ ਜਪਤ ਜਾਪ ਮਨਿ ਚਿਤ ਖੋਲਿ। 
ਰਹਤ ਏਕ ਮਨ _ਨਿਰਾਹਾਰ। ਇਕ _ਭਛਤ _ਪਉਨ ਮੁਨਿ ਮਨ ਉਦਾਰ। _੧੫੧। 


ਪੱਪੀ ਐਂ ਕੂਕ 


ਕਰਤ _ਨਿਆਸ ਆਸਾ __ਬਿਹੀਨ। ਇਕ _ਰਹਤ ਏਕ ਭਗਵਤ _ਅਧੀਨ। 


ਇਕ 
ਇਕ ਕਰਤ ਨੈਕੂ ਬਨ ਫਲ _ਅਹਾਰ। ਇਕ _ਰਟਤ ਨਾਮ _ਸਿਆਮਾ ਅਪਾਰ। _੧੫੨। 


ਇਕ ਏਕ ਆਸ ਆਸਾ ਬਿਰਹਤ। ਇਕ ਬਹੁਤ ਭਾਤਿ ਦੁਖ ਦੇਹ ਸਹਤ। 
ਇਕ ਕਹਤ ਏਕ ਹਰਿ ਕੋ ਕਥਾਨ। ਇਕ ਮੁਕਤ ਪਤਰ _ਪਾਵਤ _ਨਿਦਾਨ। _੧੫੩। 


ਇਕ ਪਰੇ ਸਰਣਿ ਹਰਿ ਕੇ ਦੁਆਰ। ਇਕ ਰਹਤ ਤਾਸੁ ਨਾਮੈ ਅਧਾਰ। 
ਇਕ ਜਪਤ ਨਾਮ ਤਾ ਕੋ _ਦੁਰੰਤ। ਇਕ ਅੰਤਿ ਮੁਕਤਿ ਪਾਵਤ _ਬਿਅੰਤ। ੧੫੪। 


ਇਕ ਕਰਤ ਨਾਮੁ ਨਿਸ ਦਿਨ ਉਚਾਰ। ਇਕ ਅਗਨਿ ਹੋਤ ਬੁਹਮਾ _ਬਿਚਾਰ। 
ਇਕ ਸਾਸਤ ਸਰਬ _ਸਿਮ੍ਰਿਤਿ ਰਟੇਤ। ਇਕ ਸਾਧ ਰੀਤਿ ਨਿਸ ਦਿਨ ਚਲੰਤ। _੧੫੫। 


ਇਕ ਹੋਮ ਦਾਨ ਅਰੁ ਬੇਦ ਰੀਤਿ। ਇਕ ਰਟਤ ਬੈਠਿ ਖਟ ਸਾਸਤ੍ਰ ਮੀਤ। 
ਇਕ ਕਰਤ ਬੇਦ _ਚਾਰੋ__ਉਚਾਰ। ਇਕ ਗਿਆਨ _ਗਾਥ ਮਹਿਮਾ _ਅਪਾਰ। _੧੫੬। 


ਇਕ ਭਾਤਿ ਭਾਤਿ ਮਿਸਟਾਨ ਭੋਜ। ਬਹੁ ਦੀਨ ਬੋਲਿ ਭਛ ਦੇਤ ਰੋਜ। 
ਕੇਈ ਕਰਤ _ਬੈਠਿ ਬਹੁ _ਭਾਤਿ ਪਾਠ। ਕਈ ਅੰਨਿ ਤਿਆਗਿ _ਚਾਬੰਤ _ਕਾਠ। _੧੫੭। 


ਪਾਧੜਾਂ ਛੰਦ 


ਕੇਈ ਭਾਤਿ ਭਾਤਿ ਸੋ _ਧਰਤ ਧਿਆਨ। ਕੇਈ ਕਰਤ ਬੈਠਿ ਹਰਿ ਕ੍ਰਿਤ ਕਾਨਿ। 
ਕੇਈ ਸੁਨਤ ਪਾਠ ਪਰਮ _ਪੁਨੀਤ। ਨਹੀ ਮੁਰਤ ਕਲਪ ਬਹੁਤ ਜਾਤ _ਬੀਤ। _੧੫੮। 


ਕੇਈ ਬੈਠ ਕਰਤ ਜਲਿ ਕੋ _ਅਹਾਰ। ਕੇਈ ਭੂਮਤ ਦੇਸ ਦੇਸਨ ਪਹਾਰ। 
ਕੇਈ ਜਪਤ _ਮਧ _ਕੰਦਰੀ ਦੀਹ। ਕੇਈ ਬੁਹਮਚਰਜ _ਸਰਤਾ _ਮਝੀਹ। _੧੫੯। 


ਰੁਦੂ _ਅਵਤਾਰ ੨੧੫ 

ਕਈ ਬੈਠ ਕੇ ਬੂੁਹਮ ਗਿਆਨ (“ਪਰਮ ਪ੍ਰਕਾਸ਼) ਦੀ _ਗੌਲ ਕਰ ਰਹੇ _ਹਨ। ਕਈ 
ਉਦਾਸ ਹੋ_ ਹੋ ਕੇ ਬਨਾਂ ਅਤੇ ਪਹਾੜਾਂ ਵਿਚ ਫਿਰਦੇ ਹਨ। ਕਈ ਇਕ ਆਸਨ ਉਤੇ ਅਡੋਲ 
ਰਹਿੰਦੇ _ਹਨ। _ਕਈ _ਬੈਠ ਕੇ ਅਮੋਲਕ _ਮੰਤ੍ਰਾਂ ਦਾ ਮੁਖ _ਤੋਂ _ਜਾਪ _ਕਰਦੇ _ਹਨ।੧੪੯। 
ਕਈ ਬੈਠ ਕੇ ਹਰਿ ਹਰਿ ਦਾ ਉਚਾਰਨ _ਕਰਦੇ _ਹਨ। _ਕਈ _ਉਦਾਰ _ਮਨ _ਵਾਲੇ 


ਮੁਨੀ _(ਸਤੋਤ੍ਹਾਂ ਦਾ) _ਪਾਠ _ਕਰਦੇ _ਹਨ। _ਕਈ _ ਭਗਤੀ _ਭਾਵ _ਵਾਲੇ _ਭਗਵਾਨ _ਦਾ _ ਭਜਨ 
ਕਰਦੇ _ਹਨ। ਕਈ _ਵੇਦ ਦੀਆਂ ਰਿਚਾਵਾਂ ਅਤੇ _ਸਿਮਿ੍‌ਤੀਆਂ ਦਾ _ਰਟਨ ਕਰਦੇ _ਹਨ।੧੫0। 


ਕਈ ਇਕ _ਪੈਰ ਉਤੇ ਅਡੋਲ _ਖੜੋਦੇ _ਹਨ। _ਕਈ ਖੁਲ੍ਹੇ _ਮਨ ਚਿਤ _ਨਾਲ ਜਾਪ 
ਜਪਦੇ _ਹਨ। _ਕਈ _ਇਕਾਗਰ _ ਮਨ __ ਨਾਲ _ਨਿਰਾਹਾਰ _ਰਹਿੰਦੇ _ਹਨ। _ਕਈ _ ਉਦਾਰ _ ਮਨ 
ਵਾਲੇ _ਮੁਨੀ _ਵਾਯੂ _ਦਾ _ ਭੋਜਨ _ ਕਰਦੇ _ ਹਨ।੧੫੧। 

ਇਕ ਆਸ (ਇੱਛਾ) ਤੋ' ਰਹਿਤ ਹੋ ਕੇ ਯੋਗ ਸਾਧਨਾ ਕਰਦੇ ਹਨ। ਇਕ (ਕੇਵਲ) 
ਇਕ ਭਗਵਾਨ ਦੇ ਅਧੀਨ ਰਹਿੰਦੇ ਹਨ। ਇਕ ਬਨ ਦੇ ਫਲਾਂ ਦਾ ਥੋੜਾ ਜਿਹਾ ਆਹਾਰ 
ਕਰਦੇ ਹਨ। ਇਕ ਅਪਾਰ (ਪਰਾਕੂਮ ਵਾਲੀ) ਦੇਵੀ ('ਸਿਆਮਾ”) ਦਾ ਨਾਮ ਰਟਦੇ ਹਨ।੧੫੨। 

ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਇਕੋ ਦੀ ਆਸ ਰਖਦੇ ਹਨ। ਇਕ ਕਈ 
ਤਰ੍ਹਾਂ ਦੇ ਦੁਖ ਸ਼ਰੀਰ ਉਤੇ ਸਹਿੰਦੇ ਹਨ। ਇਕ (ਕੇਵਲ) ਇਕ ਹਰਿ ਦੀ ਕਥਾ ਨੂੰ ਕਹਿੰਦੇ 
ਹਨ। _ਇਕ _ ਅੰਤ ਨੂੰ ਮੁਕਤੀ _ਦਾ _ਪ੍ਰਵਾਨਾ ਪ੍ਰਾਪਤ _ਕਰ _ ਲੈਂਦੇ _ਹਨ।੧੫੩। 

ਇਕ ਹਰਿ ਦੇ ਦੁਆਰ ਉਤੇ _ਸ਼ਰਨੀਂ ਪਏ _ਹਨ। ਇਕ ਉਸ ਦੇ ਨਾਮ ਦੇ ਆਧਾਰ 
ਉਤੇ ਰਹਿੰਦੇ ਹਨ। _ਇਕ _ਉਸ ਦੇ ਅਨੰਤ ਨਾਮਾਂ ਨੂੰ _ਜਪਦੇ _ਹਨ। _ਇਕ _(ਉਸ) ਬੇਅੰਤ 
(ਪ੍ਰਭੂ) ਤੋਂ ਮੁਕਤੀ ਪ੍ਰਾਪਤ _ ਕਰਦੇ _ ਹਨ।੧੫੪। 

ਇਕ ਰਾਤ ਦਿਨ ਨਾਮ ਦਾ ਉਚਾਰਨ _ਕਰਦੇ _ਹਨ। ਇਕ ਬ੍ਰਹਮ ਵਿਚਾਰ (ਨੂੰ ਮਨ 
ਵਿਚ _ਧਾਰਨ _ਕਰ ਕੇ) _ਅਗਨੀਹੋਤ੍ਰ _ਕਰਦੇ _ਹਨ। _ਇਕ _ਸਾਰੇ _ਸ਼ਾਸਤੂ _ਅਤੇ _ਸਿਮ੍ਰਿਤੀਆਂ ਨੂੰ 
ਰਟਦੇ _ਹਨ। ਇਕ ਸਾਧਾਂ ਦੀ ਮਰਯਾਦਾ ਅਨੁਸਾਰ ਰਾਤ _ਦਿਨ ਅਮਲ _ਕਰਦੇ _ਹਨ।੧੫੫। 

ਇਕ _ਵੇਦ ਦੀ ਰੀਤ ਅਨੁਸਾਰ ਹੋਮ _ਅਤੇ ਦਾਨ _ਕਰਦੇ _ਹਨ। ਇਕ _ਮਿਤਰ _ਬੈਠ 
ਕੇ ਛੇ ਸ਼ਾਸਤ੍ਰ ਪੜ੍ਹਦੇ _ਹਨ। _ਇਕ ਚੌਹਾਂ ਵੇਦਾਂ ਦਾ _ਉਚਾਰਨ _ਕਰਦੇ _ਹਨ। _ਇਕ ਅਪਾਰ 
ਮਹਿਮਾ ਵਾਲੀ ਗਿਆਨ _ ਗਾਥਾ _ (ਕਰਦੇ _ ਹਨ)।੧੫੬। 

ਇਕ ਭਾਂਤ ਭਾਂਤ ਦੇ ਮਿਠੇ ਭੋਜਨ ਬਹੁਤ ਸਾਰੇ ਗ਼ਰੀਬਾਂ ਨੂੰ ਬੁਲਾ ਕੇ ਨਿੱਤ _ਖਾਣ 
ਲਈ ਦਿੰਦੇ ਹਨ। ਕਈ ਬੈਠ ਕੇ ਬਹੁਤ ਤਰ੍ਹਾਂ ਦੇ ਪਾਠ ਕਰਦੇ ਹਨ। _ਕਈ ਅੰਨ ਤਿਆਗ 
ਕੇ _ਕਾਠ ਨੂੰ _ਚਬਦੇ _ਹਨ।੧੫੭। 
ਪਾਧੜ? _ਛੰਟਾ 

ਕਈ _ ਭਾਂਤ ਭਾਂਤ _ਨਾਲ _ਧਿਆਨ _ਧਰਦੇ _ਹਨ। ਕਈ ਬੈਠ ਕੇ ਹਰਿ ਜਸ ਕਰਦੇ 
ਹਨ ਅਤੇ (ਕਈ) ਕੰਨਾਂ (ਨਾਲ ਸੁਣਦੇ ਹਨ)। ਕਈ ਪਰਮ ਪਵਿਤ੍ਰ _ਪਾਠ ਨੂੰ ਸੁਣਦੇ ਹਨ 
ਅਤੇ _ਕਈ _ ਕਲਪ _ (ਯੁਗ) _ਬੀਤ _ਜਾਣ ਤੇ ਵੀ (ਇਹ ਕੰਮ ਕਰਨੋਂ) ਮੁੜਦੇ ਨਹੀਂ 
ਹਨ।੧੫੮। 

ਕਈ _ਬੈਠ ਕੇ ਜਲ ਦਾ ਆਹਾਰ ਕਰਦੇ _ਹਨ। _ਕਈ ਦੇਸ ਦੇਸਾਂਤਰਾਂ ਦੇ ਪਰਬਤਾਂ 
ਵਿਚ _ਭਰਮਦੇ ਫਿਰਦੇ ਹਨ। ਕਈ ਵੱਡੀਆਂ _ਕੰਦਰਾਂ (ਗੁਫਾਵਾਂ) ਵਿਚ (ਬੈਠ ਕੇ) ਜਪ ਕਰਦੇ 
ਹਨ। _ ਕਈ _ ਬੂਹਮਚਰਯ _ ਰੂਪ _ ਨਦੀ _ ਵਿਚ _(ਟੁਬੀਆਂ _ ਲਾਉਂਦੇ _ਹਨ)।੧੫੯। 


੨੧੬ 


ਸੀ _ਦਸਮ-ਗ੍ਰੰਥ _ਸਾਹਿਬ 


ਕੇਈ ਰਹਤ ਬੈਠਿ ਮਧ ਨੀਰ ਜਾਇ। ਕੇਈ ਅਗਨ _ਜਾਰਿ _ਤਾਪਤ _ਬਨਾਇ। 


ਕੇਈ ਰਹਤ ਸਿਧਿ ਮੁਖ ਮੋਨ _ਠਾਨ। ਅਨਿਆਸ ਚਿਤ ਇਕ ਆਸ ਮਾਨ। ੧੬0। 


ਅਨਡੋਲ _ਗਾਤ _ਅਬਿਕਾਰ _ਅੰਗ। ਮਹਿਮਾ ਮਹਾਨ ਆਭਾ _ਅਭੰਗ। 
ਅਨਭੈ _ਸਰੂਪ _ਅਨਭਵ ਪ੍ਰਕਾਸ। _ਅਬ੍ਯਕਤ _ਤੇਜ _ਨਿਸ ਦਿਨ _ਉਦਾਸ। _੧੬੧। 


ਇਹ ਭਾਤਿ ਜੋਗਿ ਕੀਨੇ ਅਪਾਰ। ਗੁਰ ਬਾਝ ਯੌਨ ਹੋਵੈ ਉਧਾਰ। 
ਤਬ ਪਰੇ ਦਤ ਕੇ ਚਰਨਿ ਆਨਿ। ਕਹਿ ਦੇਹਿ ਜੋਗ ਕੇ ਗੁਰ ਬਿਧਾਨ। ੧੬੨। 


ਜਲ" ਮਧਿ ਜੌਨ ਮੁੰਡੇ ਅਪਾਰ। _ਬਨ ਨਾਮ _ਤਉਨ ਹ੍ਹੈਗੇ `ਕੁਮਾਰ। 
ਗਿਰਿ ਮਧਿ ਸਿਖ ਕਿਨੇ ਅਨੇਕ। _ਗਿਰਿ ਭੇਸ ਸਹਤਿ ਸਮਝੋ ਬਿਬੇਕ! ੧੬੩। 


ਭਾਰਥ _ਭਣੈਤ ਜੇ ਭੇ ਦੁਰੰਤ। ਭਾਰਥੀ ਨਾਮ ਤਾ ਕੇ _ਭਠੰਤ। 
ਪੂਰਿ ਜਾਸ ਸਿਖ ਕੀਨੇ _ਅਪਾਰ। ਪੁਰੀ ਨਾਮ _ਤਉਨ ਜਾਨ _ਬਿਚਾਰ। _੧੬੪। 


ਪਰਬਤ ਬਿਖੈ ਸਜੇ ਸਿਖ ਕੀਨ। _ਪਰਬਤਿ ਸੁ ਨਾਮ ਲੈ ਤਾਹਿ ਦੀਨ। 
ਇਹ ਭਾਤਿ ਉਚਰਿ ਕਰਿ ਪੰਚ ਨਾਮ। ਤਬ _ਦਤ ਦੇਵ ਕਿੰਨੇ ਬਿਸ੍ਰਾਮ। ੧੬੫। 


ਸਾਗਰ ਮੰਝਾਰ ਜੇ ਸਿਖ _ਕੀਨ। _ਸਾਗਰਿ ਸੁ ਨਾਮ ਤਿਨ ਕੇ ਪੁਰਬੀਨ। 
ਸਾਰਸੁਤਿ ਤੀਰ ਜੇ ਕੀਨ _ਚੇਲ। ਸਾਰਸੁਤੀ ਨਾਮ _ਤਿਨ ਨਾਮ _ਮੇਲ। _੧੬੬। 


ਤੀਰਥਨ ਬੀਚ ਜੇ ਸਿਖ _ਕੀਨ। ਤੀਰਥਿ ਸੁ ਨਾਮ ਤਿਨ ਕੋ ਪ੍ਰਬੀਨ। 
ਜਿਨ ਚਰਨ _ਦਤ ਕੇ ਗਹੇ ਆਨਿ। ਤੇ ਭਏ ਸਰਬ _ਬਿਦਿਆ ਨਿਧਾਨ। ੧੬੭। 


ਸਕਤਾ ਪਿੜ ਹੀ ਰਲੀ ਹੀ ਜਿਮ ਰਿ ਬੀ ਤਤ ਵਲ 
ਤਹ ਤਹੀ ਸਿਖ ਜੋ ਕੀਨ ਜਾਇ। ਆਸੂਮਿ ਸੁਨਾਮ ਕੋ ਤਿਨ ਸੁਹਾਇ। ੧੬੮। 


ਆਰੈਨ ਬੀਚ _ਜੇਅ ਭੇ _ਦਤ। ਸੈਨ੍ਯਾਸ ਰਾਜ ਅਤਿ _ਬਿਮਲ _ਮਤਿ। 
ਤਹ ਤਹ ਸੁ ਕੀਨ ਜੇ ਸਿਖ ਜਾਇ। ਅਰਿੰਨਿ ਨਾਮ ਤਿਨ ਕੋ_ਰਖਾਇ। ੧੬੯। 


/ਛੱਤਾ ਹੀ ਲਾਝਤ੍ਹ ਨਾਟਕ ਕੁੰਥੇ_ਦਤ ਨਹਾਤਨਆ #ਨਭਈ ਪੁਕਾਲੇ ਦਨ ਨ ਧ੍ਰਯਾਯ _ਨਰਣ/ 


ਰੁਦੂ ਅਵਤਾਰ ੨੧੭ 

ਕਈ ਪਾਣੀ ਵਿਚ ਜਾ ਕੇ ਬੈਠੇ ਰਹਿੰਦੇ ਹਨ। ਕਈ ਅੱਗ _ਬਾਲ ਕੇ ਚੰਗੀ ਤਰ੍ਹਾਂ 
ਸੇਕਦੇ _ਹਨ। _ਕਈ ਸਿੱਧ ਲੋਕ ਮੂੰਹ _ਉਤੇ _ਚੁਪ _ਸਾਧੀ ਰਖਦੇ _ਹਨ। (ਕਈ) ਹੋਰਾਂ ਆਸਾਂ 
ਨੂੰ ਛਡ ਕੇ ਇਕ ਆਸ ਨੂੰ ਚਿਤ ਵਿਚ ਵਸਾ ਰਖਦੇ ਹਨ।੧੬0। 


(ਕਈਆਂ ਦੇ) ਸ਼ਰੀਰ ਡੋਲਦੇ ਨਹੀਂ ਅਤੇ _ਨ ਹੀ ਅੰਗਾਂ ਵਿਚ ਵਿਕਾਰ ਆਉਂਦਾ 
ਹੈ। (ਉਨ੍ਹਾਂ ਦੀ) ਮਹਿਮਾ ਮਹਾਨ ਹੈ ਅਤੇ ਆਭਾ _ਅਭੰਗ _(ਨਾਸ ਰਹਿਤ) ਹੈ। (ਉਹ) ਭੈ 
ਰਹਿਤ _ਸਰੂਪ ਵਾਲੇ ਅਤੇ ਅਨੁਭਵ _ਦੁਆਰਾ ਪ੍ਰਕਾਸ਼ਿਤ ਹੋਣ ਵਾਲੇ _ਹਨ। _(ਉਨ੍ਹਾਂ ਦਾ) _ਤੇਜ 
ਪ੍ਰਗਟਾਇਆ ਨਹੀਂ ਜਾ __ ਸਕਦਾ _ ਅਤੇ _ਰਾਤ _ ਦਿਨ _ ਉਦਾਸ _ ਰਹਿੰਦੇ _ਹਨ।੧੬੧। 

ਇਸ ਤਰ੍ਹਾਂ (ਅਨੇਕਾਂ ਨੇ) _ਅਪਾਰ _ਯੋਗ _ਕੀਤੇ _ਹਨ। _ਪਰ ਗੁਰੂ ਤੋਂ ਬਿਨਾ ਇੰਜ 
(ਉਨ੍ਹਾਂ ਦਾ) ਉੱਧਾਰ ਨਹੀਂ ਹੋਇਆ। ਤਦ (ਉਹ) ਆ ਕੇ ਦੱਤ ਦੇ ਚਰਨੀ ਪੈ ਗਏ (ਅਤੇ 
ਕਹਿਣ ਲਗੇ) ਹੇ ਗੁਰੂਦੇਵ! ਯੋਗ _ਦੀ _ਵਿਧੀ _ਦਸ _ਦਿਓ।੧੬੨। 

ਜੋ ਅਪਾਰ (ਚੇਲੇ) ਜਲ _ਵਿਚ ਮੁੰਨੇ _ਸਨ, ਉਨ੍ਹਾਂ _ਚੇਲਿਆ ਦਾ ਨਾਂ “ਬਨ” (ਬਨੀ) 
ਹੋ ਗਿਆ। (ਜੋ) ਅਨੇਕਾਂ _ਸਿੱਖ _ਪਹਾੜਾਂ _ਵਿਚ _ਕੀਤੇ ਸਨ, (ਉਨ੍ਹਾਂ ਦਾ ਨਾਂ) ਭੇਖ _ਸਹਿਤ 
“ਗਿਰਿ” _ਸਮਝੋ।੧੬੩। 

ਭਾਰਥ ਦਾ ਵਰਣਨ ਕਰਦਿਆਂ ਜੋ ਬੇਅੰਤ (ਚੇਲੇ) ਬਣੇ 
ਕਿਹਾ ਜਾਂਦਾ ਹੈ। (ਜੋ) ਅਪਾਰ ਚੇਲੇ ਸ਼ਹਿਰਾਂ ਵਿਚ _ਕੀਤੇ ਸਨ, ਉਨ੍ਹਾਂ ਦਾ ਨਾਮ _'ਪੁਰੀ? 
ਵਿਚਾਰ ਲਿਆ ਜਾਵੇ।੧੬੪। 

ਪਰਬਤਾਂ _ਵਿਚ ਜਿਹੜੇ _ਚੇਲੇ ਸਜਾਏ ਸਨ, ਉਨ੍ਹਾਂ `ਦਾ ਨਾਮ _'ਪਰਬਤਿ? ਦੇ ਦਿੱਤਾ। 
ਇਸ ਤਰ੍ਹਾਂ _ਨਾਲ _ਪੰਜ _ ਨਾਂਵਾਂ _ਦਾ _ਉਚਾਰਨ _ਹੋਇਆ। _ ਤਦ _ਦੱਤ ਦੇਵ _ਨੇ _ਬਿਸਰਾਮ 
ਕੀਤਾ।੧੬੫। 

ਸਾਗਰ _ਵਿਚ ਜਿਹੜੇ _ਚੇਲੇ _ਬਣਾਏ ਸਨ, ਉਨ੍ਹਾਂ _ਪ੍ਰਬੀਨਾਂ ਦਾ ਨਾਂ _“ਸਾਗਰਿ” ਵਜੋਂ 
ਪ੍ਰਸਿੱਧ ਹੈ। ਜੋ ਸਰਸਵਤੀ ਦੇ ਕੰਢੇ ਦੇ ਚੇਲੇ ਕੀਤੇ ਸਨ, ਉਨ੍ਹਾਂ ਦੇ ਨਾਂ ਨਾਲ “ਸਰਸਵਤੀ” 
ਨਾਮ ਮਿਲਾ ਦਿੱਤਾ।੧੬੬। 

ਤੀਰਥਾਂ ਵਿਚ ਜੋ ਸੇਵਕ ਕੀਤੇ, ਉਨ੍ਹਾਂ _ਪ੍ਰਬੀਨਾਂ ਦੇ ਨਾਂ ਨਾਲ _'ਤੀਰਥਿ” ਨਾਮ ਜੋੜ 
ਦਿੱਤਾ। _ ਜਿਨ੍ਹਾਂ ਨੇ _ਦੌਤ _ਦੇ _ਚਰਨ _ਆ ਫੜੇ ਸਨ, ਉਹ ਸਾਰੇ ਵਿਦਿਆ ਨਿਧਾਨ ਹੋ 
ਗਏ।੧੬੭। 

ਜਿਹੜੇ ਜਿਥੇ ਕਿਥੇ ਵਿਚਰਦਿਆਂ ਚੇਲੇ ਕੀਤੇ ਸਨ ਅਤੇ ਆਸ਼ੁਮਾਂ ਵਿਚ ਜੋ ਜੋ 
ਸਨ ਅਤੇ ਉਥੇ ਜਾ ਕੇ ਉਨ੍ਹਾਂ ਨੂੰ ਸੇਵਕ ਬਣਾਇਆ ਸੀ। ਉਨ੍ਹਾਂ ਨੂੰ 'ਆਸ਼ੂਮਿ” ਨਾਂ 
ਸ਼ੌਭਾਸ਼ਾਲੀ ਕਰ _ਦਿੱਤਾ।੧੬੮। 

ਬਨ _(ਆਰੋਨ”) ਵਿਚ ਜਿਹੜੇ ਦੱਤ ਦੇ ਚੇਲੇ ਹੋਏ ਸਨ ਅਤੇ _ਸੈਨਿਆਸ ਸ਼ਿਰੋਮਣੀ 
ਅਤੇ _ਬਹੁਤ ਨਿਰਮਲ _ਬੁਂਧੀ ਵਾਲੇ (ਦੱਤ ਨੇ) ਉਥੇ ਉਥੇ ਜਾ ਕੇ ਜੋ ਚੇਲੇ ਬਣਾਏ ਸਨ, 
ਉਨ੍ਹਾਂ ਦਾ ਨਾਂ _'ਆਰਿੰਨਿ” _ਰਖ _ਦਿੱਤਾ।੧੬੯। 

/ਟਲੇ ਹੀ ਲਾਂਦੇ ਨਾਟਕ ਗੁੱਠ ਦੇ ਦੱਤ ੭ਆਹਾਤਨ _%ਨਭਈੰ 
ਪੁਕਾਨ _ਦਸ਼ ਨ” ਵਾਲਾ _ਆਸਆ/ਏ ਸਰਨ _ਗੋਂਇਆ/ 


ਦ੧੮ 


ਸੀ _ਦਸਮ-ਗ੍ਰੰਥ _ਸਾਹਿਬ 


ਪਾਧੜਾਂ ਛੰਦ 


ਆਜਾਨ _ਬਾਹੁ _ਅਤਿਸੈ ਪੁਭਾਵ। ਅਬਿਯਕਤ ਤੇਜ ਸੈਨ੍ਯਾਸ _ਰਾਵ। 
ਜਹ ਜਹ ਬਿਹਾਰ ਮੁਨਿ ਕਰਤ _ਦਤ। ਅਨਭਉ ਪੁਕਾਸ ਅਰੁ _ਬਿਮਲ ਮਤ। _੧੭0। 


ਜੇ ਹੁਤੇ ਦੇਸ ਦੇਸਨ ਨ੍ਿਪਾਲ। ਤਜਿ ਗਰਬ _ਪਾਨ ਲਾਗੇ ਸੁ _ਢਾਲ। 
ਤਜਿ ਦੀਨ ਅਉਰ ਝੂਠੇ _ਉਪਾਇ। ਦ੍ਰਿੜ _ਗਹਿਓ ਏਕ _ਸੈਨ੍ਯਾਸ _ਰਾਇ। _੧੭੧। 


ਤਜਿ ਸਰਬ ਆਸ ਇਕ ਆਸ ਚਿਤ। ਅਬਿਕਾਰ ਚਿਤ ਪਰਮ _ਪਵਿਤ। 
ਜਹ ਕਰਤ ਦੇਸ _ਦੇਸਨ ਬਿਹਾਰ। ਉਠਿ ਚਲਤ ਸਰਬ _ਰਾਜਾ _ਅਪਾਰ। _੧੭੨। 


ਦੰਹਰਾ 
ਗਵਨ ਕਰਤ ਜਿਹ ਜਿਹੇ ਦਿਸਾ ਮੁਨਿ ਮਨ ਦਤ _ਅਪਾਰ। 
ਸੈਗਿ ਚਲਤ ਉਠਿ ਸਬ ਪੂਜਾ ਤਜ ਘਰ ਬਾਰ ਪਹਾਰ। ੧੭੩। 
ਚੱਪਣ 
ਜਿਹ ਜਿਹ ਦੇਸ ਮੁਨੀਸਰ ਗਏ। ਊਚ ਨੀਚ ਸਬ ਹੀ _ਸੈਗਿ ਭਏ। 
ਏਕ ਜੋਗ ਅਰੁ ਰੂਪ ਅਪਾਰਾ। ਕਉਨ ਨ ਮੋਹੈ ਕਹੋ _ਬਿਚਾਰਾ। ੧੭੪। 


ਜਹ ਤਹ ਚਲਾ ਜੋਗੁ _ਸੈਨ੍ਯਾਸਾ। ਰਾਜ ਪਾਟ ਤਜ _ਭਏ _ਉਦਾਸਾ। 
ਐਸੀ ਭੂਮਿ ਨ ਦੇਖੀਅਤ ਕੋਈ। ਜਹਾ ਸੈਨ੍ਯਾਸ ਜੋਗ ਨਹੀ ਹੋਈ। _੧੭੫। 


/ਛਤਾ ਅਨ ਨੂੰ ਡਰ ਦੁਸ਼ਨ ਠਹਰ/ਆ ਨਆਖਤੰ/ ੨/ 


ਅਥ ਤ੍ਰਿਤੀ ਗੁਰੂ _ਮਕਰਕਾ _ਕਥਨੰ 
ਦੱਖਣ? 
ਚਉਬੀਸ ਗੁਰੂ _ਕੀਨ ਜਿਹਾ _ਭਾਤਾ। ਅਬ ਸੁਨ ਲੇਹੁ ਕਹੋ ਇਹ ਬਾਤਾ। 
ਏਕ _ਮਕਰਕਾ _ਦਤ _ਨਿਹਾਰੀ। _ਐਸ_ਹ੍ਿਦੇ ਅਨੁਮਾਨ _ਬਿਚਾਰੀ। _੧੭੬। 


ਆਪਨ _ਹੀਐ _ਐਸ _ਅਨੁਮਾਨਾ। _ਤੀਸਰ ਗੁਰੂ _ਯਾਹਿ _ਹਮ _ਮਾਨਾ। 
ਪ੍ਰੌਮ ਸੂਤ ਕੀ ਡੋਰਿ ਬਢਾਵੈ। ਤਬ ਹੀ ਨਾਥ ਨਿਰੰਜਨ ਪਾਵੈ। ੧੭੭। 


ਆਪਨ ਆਪੁ ਆਪ ਮੋ ਦਰਸੈ। ਅੰਤਰਿ ਗੁਰੂ ਆਤਮਾ _ਪਰਸੈ। 
ਏਕ ਛਾਡਿ ਕੈ ਅਨਤ ਨ ਧਾਵੈ। ਤਬ ਹੀ ਪਰਮ ਤਤੁ ਕੋ ਪਾਵੈ। ੧੭੮। 


ਰੂਦ੍ ਅਵਤਾਰ ੨੧੯ 


ਤੇਜ ਵਾਲਾ ਸੌਨਿਆਸ ਰਜ ਦੌਤ ਮੁਨੀ ਜਿੱਥੋ ਕਿਥੇ ਵਿਚਰਦਾ ਸੀ, (ਉਥੇ ਉੱਥੇ) ਅਨਭਉ 
ਪ੍ਰਕਾਸ਼ _ਅਤੇ _ ਨਿਰਮਲ _ ਬੋਧੀ _ ਹੁੰਦੀ ਜਾਂਦੀ _ਸੀ।੧੭0। 


ਜਿਹੜੇ ਦੇਸਾਂ ਦੇਸਾਂਤਰਾਂ ਦੇ ਰਾਜੇ ਸਨ, ਉਹ ਹੰਕਾਰ ਛਡ ਕੇ ਅਤੇ (ਮਨ ਨੂੰ 


ਐਂ ੯੪ 
ਹੈਂ 3 


ਕੇ (ਦੱਤ ਦੇ) ਚਰਨੀ ਆ ਲਗੇ _ਸਨ। (ਉਨ੍ਹਾਂ ਨੇ) ਹੋਰ _ਕੂੜਿਆਂ ਉਪਾਵਾਂ ਨੂੰ 

ਸੀ ਅਤੇ ਕੇਵਲ ਇਕ _ ਸੈਨਿਆਸ ਰਾਜ _(ਦੱਤ ਦੇ _ਧੈਰ) ਪਕੜ _ ਲਏ _ ਸਨ।੧੭੧। 
ਹੋਰ ਸਾਰੀਆਂ ਆਸਾਂ ਛਡ ਕੇ ਇਕ ਆਸ ਚਿਤ ਵਿਚ (ਧਾਰ ਲਈ ਸੀ) ਅਤੇ 

ਉਨ੍ਹਾਂ ਦਾ ਚਿਤ ਵਿਕਾਰਾਂ ਤੋਂ ਰਹਿਤ ਅਤੇ ਪਰਮ ਪਵਿਤ੍ਰ ਹੋ ਗਿਆ ਸੀ। ਜਿਥੇ ਵੀ ਦੇਸਾਂ 

ਦੇਸਾਂਤਰਾਂ ਵਿਚ (ਦੱਤ) ਵਿਚਰਦੇ ਸਨ, ਉਥੋਂ ਦੇ ਸਾਰੇ ਅਪਾਰ ਰਾਜੇ ਉਠ ਕੇ _ਨਾਲ ਤੁਰ 

ਪੈਦੇ _ਸਨ।੧੭੨। 

ਦੰਹਰਾ 


ਅਪਾਰ _ਮਨ _ਵਾਲਾ ਮੁਨੀ ਦੱਤ ਜਿਸ _ਜਿਸ ਪਾਸੇ ਵਲ _ਗਮਨ ਕਰਦਾ ਸੀ, (ਉਥੋਂ 
ਉਥੋਂ ਦੀ) ਸਾਰੀ ਪੂਜਾ _ਘਰ, _ਬਾਰ _ਛਡ _ਕੇ ਪਹਾੜ _ਵਲ ਨਾਲ _ਚਲ ਪੈਂਦੀ _ਸੀ।੧੭੩। 
ਚੱਪਲਾਂ 

ਜਿਸ ਜਿਸ ਦੇਸ ਵਿਚ ਸ੍ਰੇਸ਼ਠ ਮੁਨੀ (ਦੱਤ) ਗਏ, (ਉਥੋਂ ਦੇ ਸਾਰੇ) ਊਚ ਨੀਚ ਉਨ੍ਹਾਂ 
ਦੇ ਸੰਗ ਹੋ ਗਏ। ਇਕ ਯੋਗ _ਅਤੇ ਦੂਜਾ _ਅਪਾਰ ਰੂਪ, _ਭਲਾ _ਵਿਚਾਰ ਕਰ ਕੇ ਦਸੋ, 
ਕਿਹੜਾ ਮੋਹਿਤ ਨ ਹੁੰਦਾ।੧੭੪। 

ਜਿਥੇ _ਕਿਥੇ _ਸੈਨਿਆਸ _ਯੋਗ _ਚਲ _ਪਿਆ। _(ਰਾਜੇ) ਰਾਜਸੀ _ਠਾਠ _ਬਾਠ ਨੂੰ ਛਡ 
ਕੇ ਵਿਰਕਤ ਹੋ __ਗਏ। ਅਜਿਹੀ ਕੋਈ ਧਰਤੀ ਨਹੀਂ _ਦਿਖਦੀ ਸੀ, ਜਿਥੇ _ਸੈਨਿਆਸ ਯੋਗ 
ਨਹੀ ਹੁੰਦਾ ਸੀ।੧੭੫। 


/ਏਥੋਂ_ ਅਨ ਨੂੰ ਦੂਜਾ ਹਠ ਧਾਰਨ ਕਰਨ ਦਾ _ਪੁਸੰਨਾ ਸਆਪਤਾ/ ੨/ 


ਹੁਣ ਤੀਜੇ ਗੁਰੂ _ਮਕਰਕਾ ਦਾ ਕਥਨ 
ਦੱਖਣ 
ਜਿਸ ਤਰ੍ਹਾਂ ਨਾਲ (ਦੱਤ ਨੇ) ਚੌਬ਼ੀਸ ਗੁਰੂ _ਧਾਰਨ ਕੀਤੇ, ਹੁਣ ਇਹ ਗੱ 
ਹਾਂ, ਸੁਣ ਲਵੋ। ਦੱਤ ਨੇ ਇਕ _ਮਕੜੀ _('ਮਕਰਕਾ”) ਵੇਖੀ ਅਤੇ ਆਪਣੇ ਮਨ 
ਤਰ੍ਹਾਂ _ਦਾ ਵਿਚਾਰ _ਕੀਤਾ।੧੭੬। 
ਆਪਣੇ ਮਨ ਵਿਚ ਅਜਿਹੇ ਵਿਚਾਰ ਨੂੰ ਬਣਾ ਲਿਆ ਕਿ ਮੈਂ ਇਸ ਨੂੰ ਤੀਜਾ ਗੁਰੂ 
ਤਦ 


ਮੰਨਆ। _(ਇਸ _ਮਕੜੀ ਵਾਂਗ _ਜਦ) ਪ੍ਰੇਮ ਦੇ ਸੂਤਰ ਦੀ ਡੋਰ ਵਧਾਈ _ਜਾਏ 
ਨਿਰੰਜਨ ਸੁਆਮੀ ਨੂੰ ਪਾਇਆ ਜਾ _ ਸਕੇਗਾ।੧੭੭। 


(ਜੋ __ਮਕੜੀ _ ਆਪਣੇ ਨੂੰ ਜਾਲ _ਵਿਚ _ਵੇਖਦੀ ਹੈ) ਉਸੇ ਤਰ੍ਹਾਂ ਜਦ 
ਨੂੰ ਵੇਖਦਾ ਹੈ ਤਾਂ ਅੰਦਰੋਂ ਹੀ ਆਤਮਾ ਰੂਪ 


੨੨0 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਸਰੂਪ ਏਕ ਕਰਿ ਦੇਖੈ। ਆਨ ਭਾਵ ਕੋ ਭਾਵ ਨੇ ਪੇਥੈ। 
ਏਕ ਆਸ ਤਜਿ ਅਨਤ ਨ_ਧਾਵੈ। ਤਬ ਹੀ ਨਾਥ ਨਿਰੰਜਨ ਪਾਵੈ। ੧੭੯। 


ਕੇਵਲ ਅੰਗ ਰੰਗ ਤਿਹ ਰਾਚੈ। ਏਕ ਛਾਡਿ ਰਸ ਨੇਕ ਨ ਮਾਚੈ। 
ਪਰਮ _ਤਤੁ _ਕੋ ਧਿਆਨ ਲਗਾਵੈ। ਤਬ ਹੀ ਨਾਥ ਨਿਰੰਜਨ ਪਾਵੈ। ੧੮0। 


ਤੀਸਰ ਗੁਰੂ _ਮਕਰਿਕਾ _ਠਾਨੀ। ਆਗੇ _ਚਲਾ _ਦਤ _ਅਭਿਮਾਨੀ। 
ਤਾ ਕਰ ਭਾਵ ਹ੍ਿਦੇ ਮਹਿ ਲੀਨਾ। ਹਰਖਵੰਤ ਤਬ ਚਲਾ _ਪੂਬੀਨਾ। _੧੮੧। 


/ਛੱਤਾ /$ਤੀੰ ਗੁਰ _ਆਕਰਕਾ ਮਪਤੀ/ _=੨/ 


ਅਥ ਬਕ _ਚਤਰਥ ਗੁਰੂ ਕਥਨੰ 
ਜ਼ੱਪਣ/ 
ਜਬੈ _ਦਤ ਗੁਰੁ ਅਗੈ _ਸਿਧਾਰਾ। ਮਛ _ਰਾਸਕਰ ਬੈਠਿ ਨਿਹਾਰਾ। 
ਉਜਲ _ਅੰਗ ਅਤਿ ਧਿਆਨ _ਲਗਾਵੈ। ਮੋਨੀ ਸਰਬ _ਬਿਲੋਕਿ _ਲਜਾਵੈ। ੧੮੨। 


ਜੈਸਕ ਧਿਆਨ ਮਛ ਕੇ _ਕਾਜਾ। ਲਾਵਤ _ਬਕ _ਨਾਵੈ _ਨਿਰਲਾਜਾ। 
ਭਲੀ ਭਾਤਿ ਇਹ ਧਿਆਨ ਲਗਾਵੈ। ਭਾਵ ਤਾਸ ਕੋ ਮੁਨਿ ਮਨ ਭਾਵੈ। ੧੮੩। 


ਐਸੋ ਧਿਆਨ ਨਾਥ ਹਿਤ ਲਈਐ। ਤਬ ਹੀ ਪਰਮ ਪੁਰਖ ਕਹੁ ਪਈਐ। 
ਮਛਾਂਤਕ _ਲਖਿ _ਦਤ _ਲੁਭਾਨਾ। _ਚਤਰਥ ਗੁਰੂ _ਤਾਸ ਅਨੁਮਾਨਾ। _੧੮੪। 


ਦਤ ਮੁਨਿ ਰਾਈ। ਸੀਸ ਜਟਾ ਕਹ ਜੂਟ ਛਕਾਈ। 
ਆਗੇ। ਧਿਆਨ ਲਾਇ ਮੁਨਿ _ਨਿਰਖਨ _ਲਾਗੈ। _੧੮੫। 


ਮੂਸ ਕਾਜ ਜਸ _ਲਾਵਤ _ਧਿਆਨੂ। _ਲਾਜਤ ਦੇਖਿ ਮਹੰਤ ਮਹਾਨੂੰ। 
ਐਸ ਧਿਆਨ ਹਰਿ ਹੇਤ ਲਗਈਐ। _ਤਬ ਹੀ ਨਾਥ ਨਿਰੰਜਨ ਪਈਐ। _੧੮੬। 


ਰੁਦੂ ਅਵਤਾਰ ੨੨੧ 


ਇਕ ਸਰੂਪ ਨੂੰ ਇਕੋ ਕਰ ਕੇ ਮੰਨੇ ਅਤੇ ਦ੍ਰੈਤ ਭਾਵ ਦਾ ਪ੍ਰੋਮ ਨ ਵੇਖੇ। ਇਕ 
ਦੀ ਇੱਛਾ ਨੂੰ ਛਡ ਕੇ ਕਿਸੇ ਹੋਰ ਵਲ ਨ ਭਜੇ, ਤਦ ਹੀ ਉਹ ਨਾਥ ਨਿਰੰਜਨ ਨੂੰ ਪ੍ਰਾਪਤ 
ਕਰ _ਸਕੇੰਗਾ।੧੭੯। 

ਕੇਵਲ _ਉਸ ਦੇ ਸਰੂਪ (ਅੰਗ) _ਵਿਚ ਆਪਣੇ _ਸਰੂਪ ਨੂੰ ਲੀਨ _ਕਰੇ। _ਇਕ _ਰਸ 


ਨੂੰ ਛਡ ਕੇ ਹੋਰਨਾਂ (ਰਸਾਂ) ਵਿਚ ਮਗਨ ਨ ਹੋਵੇ। (ਉਹ) ਪਰਮ ਤੱਤ ਵਿਚ (ਆਪਣਾ) 


ਧਿਆਨ ਲਗਾਵੇ, _ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ _ ਕਰ _ਸਕੇਗਾ।੧੮0। 


(ਇਸ ਪੁਕਾਰ) ਤੀਜਾ ਗੁਰੂ _ਮਕਰਕਾ ਨੂੰ _ਮੰਨ _ਲਿਆ ਅਤੇ _ਅਭਿਮਾਨੀ ਦੱਤ ਅਗੇ 
ਨੂੰ ਚਲ ਪਿਆ। ਉਸ (ਮਕੜੀ) ਦਾ ਭਾਵ (ਜਦ) ਇਸ ਤਰ੍ਹਾਂ ਹਿਰਦੇ ਵਿਚ ਧਾਰਨ _ਕਰ 
ਲਿਆ, ਤਦ ਪ੍ਰਸੰਨ ਚਿਤ _ਹੋ ਕੇ ਪੂਬੀਨ _(ਦੌਤ) _ਅਗੇ _ਚਲ _ ਪਿਆ।੧੮੧। 


/ਟੈਥੋ_ਤਾੰਜੇ ਗੁਰ _ਅਕਰਕਾ _ਦਾ_ਪੂਸੰਨ _ਸਆਪਤ/ ੩੭ 


ਹੁਣ ਬਕ (ਬਗੁਲਾ ਪੰਛੀ) ਚੌਥੇ ਗੁਰੂ ਦਾ ਕਥਨ 


ਜਦੋਂ ਦੱਤ ਗੁਰੂ ਅਗੇ ਨੂੰ ਤੁਰ ਪਿਆ, (ਤਦੋਂ) _ਮੌਛੀਆਂ _ਖਾਣ _ਵਾਲਾ _(“ਰਾਸਕਰ”) 


ਕਨਿਆ -ਜਦਿਆ ਵੇਖਿਆ. ਜੇ ਦਾ. ਜੱਵੋਣ, ਗੀ -ਹੈ 'ਐਤੇ.-ਕਰਤ ਹੀ. 'ਧਿਅਲ (ਨਗਦ 
ਹੈ, ਜਿਸ ਨੂੰ ਵੇਖ _ਕੇ ਸਾਰੇ _ਮੋਨੀ _ਸ਼ਰਮਸਾਰ _ਹੋ_ ਜਾਂਦੇ _ਹਨ।੧੮੨। 

ਜਿਸ _ ਤਰ੍ਹਾਂ _ਮੌਛੀ ਨੂੰ (ਪਕੜਨ _ਲਈ _ਬਗੁਲਾ) _ਧਿਆਨ _ਲਗਾਉਂਦਾ ਹੈ, _(ਇਸ 
ਤਰ੍ਹਾਂ ਮਾੜਾ ਕਰਮ _ ਕਰਨ ਕੇ _ਉਹ) _ਬਗੁਲਾ ਆਪਣੇ _ਨਾਮ ਨੂੰ ਲਾਜ _ਲਗਾਉਂਦਾ 


ਕਰ 
ਹੈ। ਜਿਵੇਂ ਉਹ _ਚੈਗੀ ਤਰ੍ਹਾਂ ਨਾਲ _ਧਿਆਨ ਲਗਾਉਂਦਾ ਹੈ, _ਉਸ _ਦਾ ਭਾਵ ਮੁਨੀ (ਦੱਤ) 
ਦੇ ਮਨ ਨੂੰ ਚੰਗਾ _ਲਗਾ _ਹੈ। _੧੮੩। 

(ਜੇ) ਇਸ ਤਰ੍ਹਾਂ ਦਾ _ਧਿਆਨ ਪਰਮਾਤਮਾ (ਨੂੰ ਪ੍ਰਾਪਤ ਕਰਨ) ਲਈ _ਲਗਾਈਏ, 
ਤਦ ਹੀ ਪਰਮ ਪੁਰਖ ਨੂੰ ਪਾ _ਸਕੀਦਾ ਹੈ। _ਮੇਛੀਆਂ ਨੂੰ ਪਕੜਨ _ਵਾਲੇ _(ਬਗੁਲੇ) ਨੂੰ ਵੇਖ 
ਕੇ ਦੱਤ ਦਾ ਮਨ _ਲੋਭਾਇਮਾਨ ਹੋ ਗਿਆ ਅਤੇ ਉਸ ਨੂੰ ਚੌਥਾ ਗੁਰੂ _ਮੌਨ _ਲਿਆ।੧੮੪। 

/ਏੈਥੋਂ _ਨਛਾਂਤਕਾ” ਲੱਕ ਗੁਰੂ ਦਾ ਨੰ ਨਆਤ/ _8/ 


ਹੁਣ ਬਿੜਾਲ ਨਾਂ ਦੇ ਪੰਜਵੇਂ ਗੁਰੂ (ਦਾ ਕਥਨ) 


ਸੈਸ਼ਨ ਮੁਨੀ ਦੌਤ ਅਗੇ ਚਲ ਪਿਆ ਜਿਸ ਦੇ ਸਿਰ ਉਤੇ _ਜਟਾਵਾਂ ਦਾ ਜੂੜਾ ਸ਼ੋਭਦਾ 
ਸੀ। ਅਗੇ ਜਾ ਕੇ ਜੋ ਇਕ ਬਿਲਾ ਵੇਖਿਆ, ਤਾਂ ਮੁਨੀ ਧਿਆਨ ਪੂਰਵਕ ਉਸ ਨੂੰ ਵੇਖਣ 
ਲਗਾ।੧੮੫। 

ਚੂਹੇ ਨੂੰ ਪਕੜਨ ਲਈ _(ਜੋ ਇਹ) ਧਿਆਨ ਲਗਾਉਂਦਾ ਹੈ, _(ਉਸ _ਧਿਆਨ ਨੂੰ) 
ਵੇਖ ਕੇ ਮਹਾਨ ਮਹੰਤ ਵੀ _ਲਜਾ ਜਾਂਦੇ _ਹਨ। (ਜੇ) ਇਸ ਤਰ੍ਹਾਂ ਦਾ ਧਿਆਨ ਹਰਿ (ਦੀ 
ਪ੍ਰਾਪਤੀ) ਲਈ _ਲਗਾਈਐ, _ਤਦ _ਹੀ ਨਿਰੰਜਨ ਸੁਆਮੀ _ਦੀ ਪ੍ਰਾਪਤੀ _ਹੋ__ਸਕਦੀ _ਹੈ।੧੮੬। 


ਘ 


ਦੇ ਦੇ ਦੇ 


ਸੀ _ਦਸਮ-ਗ੍ਰੰਥ ਸਾਹਿਬ 


ਪੰਚਮ 
ਐਸੀ ਭਾਤਿ ਧਿਆਨ ਜੋ _ਲਾਵੈ। ਸੋ ਨਿਹਚੈ ਸਾਹਿਬ ਕੋ _ਪਾਵੈ। ੧੮੭। 


/ਛਤਾ /ਲੈੜਾਲ ਪੰਚਨਂ ਗੁਰੂ _ਨਆਖਤੀ _੫/ 
ਅਥ _ਧੁਨੀਆ ਗੁਰੂ _ਕਥਨੰ 
ਦੱਖਣ? 
ਆਗੇ _ਚਲਾ ਰਾਜ ਸੈਨ੍ਯਾਸਾ। ਏਕ ਆਸ ਗਹਿ ਐਸ _ਅਨਾਸਾ। 
ਤਹ ਇਕ ਰੂਮ ਧੁਨਖਤੋ ਲਹਾ। ਐਸ _ਭਾਤਿ ਮਨ ਸੌ ਮੁਨਿ ਕਹਾ। ੧੮੮। 


ਭੂਪ ਸੈਨ ਇਹ ਜਾਤ ਨ _ਲਹੀ। ਗ੍ਰੀਵਾ ਨੀਚ ਨੀਚ ਹੀ _ਰਹੀ। 
ਸਗਲ ਸੈਨ ਵਾਹੀ ਮਗ ਗਈ। ਤਾ ਕੌ ਨੈਕੁ ਖਬਰ ਨਹੀ ਭਈ। ੧੮੯। 


ਰੂਈ ਧੁਨਖਤੋ ਫਿਰਿ ਨ ਨਿਹਾਰਾ। ਨੀਚ ਹੀ ਗ੍ਰੀਵਾ ਰਹਾ ਬਿਚਾਰਾ। 
ਦਤ _ਬਿਲੋਕਿ _ਹੀਏ ਮੁਸਕਾਨਾ। ਖਸਟਮ ਗੁਰੂ _ਤਿਸੀ ਕਹੁ _ਜਾਨਾ। _੧੯॥। 


ਰੂਮ ਹੇਤ ਇਹ ਜਿਮ ਚਿਤੁ ਲਾਯੋ। ਸੈਨ ਗਈ ਪਰੁ ਸਿਰ ਨ ਉਚਾਯੋ। 
ਤੈਸੀਏ ਪ੍ਰਭ ਸੋ ਪ੍ਰੀਤਿ ਲਗਈਐ। _ਤਬ ਹੀ ਪੁਰਖ ਪੁਰਾਤਨ ਪਈਐ। _੧੯੧। 


/ਇੱਤੇ ਰਲੀ ਗਨਕਤਾ ਮੌਲਾ _ਖਸਟਨਂ ਗੁਰ _ਸਮਪਤੀ`_ ੬੭ 
ਅਥ _ਮਾਛੀ _ਸਪਤਮੋ ਗੁਰੂ ਕਥਨੰ 
ਜ਼ੱਪਣ/ 
ਆਗੇ ਚਲਾ _ਰਾਜ ਸੰਨ੍ਯਾਸਾ। ਮਹਾ _ਬਿਮਲ _ਮਨ ਭਯੋ __ਉਦਾਸਾ। 
ਨਿਰਖਾ ਤਹਾ ਏਕ ਮਛਹਾ। ਲਏ ਜਾਰ ਕਰਿ ਜਾਤ ਨ ਕਹਾ। ੧੯੨। 


ਬਿਨਛੀ ਏਕ ਹਾਥ ਮੋ _ਧਾਰੇ। ਜਰੀਆ ਅੰਧ ਕੰਧ ਪਰ ਡਾਰੇ। 
ਇਸਥਿਤ ਏਕ ਮਛਿ ਕੀ ਆਸਾ। ਜਾਨੁਕ ਵਾ ਕੇ ਮਧ ਨ ਸਾਸਾ। ੧੯੩। 


ਏਕਸੁ ਠਾਢ ਮਛ ਕੀ ਆਸੂ। ਰਾਜ ਪਾਟ ਤੇ ਜਾਨ ਉਦਾਸੂ। 


ਇਹ ਬਿਧਿ ਨੇਹ ਨਾਥ ਸੌ ਲਈਐ। ਤਬ ਹੀ ਪੂਰਨ ਪੁਰਖ ਕਹ ਪਈਐ। ੧੯੪। 


/ਛੱਤਾ ਆਲੀ ਗੁਰੂ _ਨਖਤਆ_ਨਆਧਤੀ/ _-੭/ 


ਰੁਦੂ ਅਵਤਾਰ ੨੨੩ 


ਇਸ ਨੂੰ ਅਸੀਂ (ਆਪਣਾ) ਪੰਜਵਾਂ ਗੁਰੂ _ਸਮਝਿਆ। ਇਹ _ਕਹਿ ਕੇ ਹਿਰਦੇ ਵਿਚ 
(ਇਹ) _ਭਾਵ _ਵਿਚਾਰ _ਲਿਆ। _ਇਸ ਤਰ੍ਹਾਂ ਦਾ ਜੋ ਧਿਆਨ _ਲਗਾਵੇਗਾ, _ਉਹ ਨਿਸਚੇ ਹੀ 
ਪ੍ਰਭੂ (“ਸਾਹਿਬ”) ਨੂੰ ਪ੍ਰਾਪਤ _ ਕਰ _ਲਵੇਗਾ।੧੮੭। 

/ਏਥੋਂ_?ਕੈਤਾਲ” ਨਾਂ ਦੇ ਪੰਜਵੇ ਗੁਰੂ ਦਾ ਪੁਨ ਗਆਪਤ/ ੫/ 
ਹੁਣ ਧੁਨੀਆ ਗੁਰੂ ਦਾ ਕਥਨ 
ਚੱਪਲ? 

ਸੈਨਿਆਸ ਰਾਜ (ਦੱਤ) ਅਗੇ ਤੁਰ ਪਿਆ (ਜਿਸ ਨੇ) ਇਕ ਆਸ ਫੜ ਕੇ ਹੋਰ 
ਆਸਾਂ _ਛਡ ਦਿੱਤੀਆਂ _ਹਨ। _ਤਦ (ਉਸ ਨੇ) ਇਕ 'ਰੂਮ” (ਪੇੱਜਾ) ਰੂੰ ਪਿੰਜਦਾ ਹੋਇਆ 
ਵੇਖਿਆ (ਜਿਸ ਨੇ ਕੋਲੋਂ ਸੈਨਾ ਲੰਘ ਜਾਣ ਤੇ ਵੀ ਕੰਮ ਵਲੋਂ ਧਿਆਨ ਨਹੀਂ ਹਟਾਇਆ) 
ਅਤੇ _ ਮੁਨੀ _ਨੇ _ ਮਨ _ ਵਿਚ _ਇਸ ਤਰ੍ਹਾਂ _ਵਿਚਾਰਿਆ।੧੮੮। 

(ਕਿ ਇਸ ਪੇਂਜੇ) ਨੇ ਰਾਜੇ ਦੀ ਸੈਨਾ ਨੂੰ ਜਾਂਦਿਆਂ ਵੇਖਿਆ ਤਕ ਨਹੀਂ, (ਕੰਮ ਵਿਚ 
ਲਗੇ ਦੀ) ਗਰਦਨ ਨੀਵੀਂ ਦੀ ਨੀਵੀਂ ਹੀ _ਰਹੀ। ਸਾਰੀ ਫੌਜ ਉਸ ਰਾਹ ਤੋਂ ਲੰਘ ਗਈ, 
(ਪਰ) _ਉਸ ਨੂੰ ਜ਼ਰਾ ਜਿੰਨੀ ਖ਼ਬਰ _ਨਹੀਂ _ਹੋਈ।੧੮੯। 
ਰੂੰ ਪਿੰਜਦੇ ਹੋਇਆਂ ਫਿਰ ਕੇ ਵੇਖਿਆ ਹੀ ਨਹੀਂ, (ਉਸ) ਵਿਚਾਰੇ _ਦੀ _ਗਰਦਨ 


ਨੀਵੀਂ _ਹੀ__ਰਹੀ। ਇਹ ਵੇਖ ਕੇ ਦੱਤ ਹਿਰਦੇ ਵਿਚ _ਮੁਸਕਰਾਇਆ। _ਉਸੇ ਨੂੰ ਛੇਵਾਂ ਗੁਰੂ 
ਜਾਣ ਿਆ।੧੯0। 
ਰੂੰ (ਪਿੰਜਣ) ਲਈ ਇਸ ਨੇ ਜਿਵੇਂ ਚਿਤ ਲਾਇਆ ਹੈ ਅਤੇ ਸੈਨਾ ਲੰਘ ਗਈ, 
ਪਰ (ਇਸ ਨੇ) ਸਿਰ ਨਹੀਂ ਚੁਕਿਆ ਹੈ। ਅਜਿਹੀ ਹੀ ਪ੍ਰੀਤ ਪ੍ਰਭੂ _ਨਾਲ _ਲਾਣੀ _ਚਾਹੀਦੀ 
ਹੈ, _ਤਦ ਹੀ (ਉਸ) ਪੁਰਾਤਨ ਪੁਰਖ ਨੂੰ _ਪਾਈਦਾ _ਹੈ।੧੯੧। 
/ਥੋਂ ਰੰ ਯੰਨਦੇ ਘੋਲ਼ ਛੰਵੈ' ਗੁਰ ਦਾ ਪਰਸਨ ਸਮੇਤ) ੬7 


ਹੁਣ ਮਾਛੀ ਸੱਤਵੇਂ ਗੁਰੂ ਦਾ ਕਥਨ 


ਸੈਨਿਆਸ ਰਾਜ (ਦੱਤ) ਅਗੇ ਤੁ 
ਹੈ _ਅਤੇ ਮਨ _ਵਿਰਕਤ _ਹੈ। _ਉਸ ਨੇ ਇਕ _ਮਾਛੀ _(ਮੌਂਛੀਆਂ ਪਕੜਨ _ਵਾਲਾ) ਵੇਖਿਆ 
(ਜੋ) ਹੱਥ ਵਿਚ _ਜਾਲ ਲਈ ਜਾ ਰਿਹਾ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ 
ਸਕਦਾ।੧੯੨। 

ਉਸ ਨੇ ਹੱਥ ਵਿਚ ਇਕ ਕੁੰਡੀ ਵਾਲੀ ਸੋਟੀ ('ਬਿਨਛੀ”) ਪਕੜੀ ਹੋਈ _ਸੀ। ਉਸ 
ਨੇ ਮੋਢਿਆਂ ਉਤੇ _ਜਾਲੀਆਂ _ਧਰੀਆਂ ਹੋਈਆਂ _ਸਨ ਅਤੇ _(ਮੌਛੀ _ਦੇ ਸ਼ਿਕਾਰ ਵਿਚ ਮਗਨ) 
ਅੰਨ੍ਹਿਆਂ ਵਾਂਗ _(ਚਲਦਾ _ਜਾ ਰਿਹਾ _ਸੀ)। ਉਹ ਇਕ _ਮੇਂਛੀ ਦੀ ਆਸ ਵਿਚ ਸਥਿਤ ਸੀ, 
(ਇੰਜ _ਪੁਤੀਤ ਹੁੰਦਾ ਸੀ) ਮਾਨੋ _ਉਸ _ਵਿਚ _ਸਾਹ ਹੀ ਨਹੀਂ _ਹੈ।੧੯੩। 

ਉਹ _ਇਕ ਮੱਛੀ ਦੀ ਆਸ ਵਿਚ ਖੜੋਤਾ ਸੀ, ਮਾਨੋ _ਰਾਜ ਪਾਟ ਤੋਂ ਵੀ ਉਹ 
ਵਿਰਕਤ _ਸੀ। _ਇਸ ਤਰ੍ਹਾਂ ਨਾਲ ਪ੍ਰਭੂ _ਨਾਲ ਪ੍ਰੇਮ ਲਾਈਏ, _ਤਦ ਹੀ ਪਰਮ _ਪੁਰਖ ਨੂੰ 
ਪਾਇਆ ਜਾ _ਸਕੀਦਾ _ਹੈ।੧੯੪। 


/ਏੈਥੋਂ ਆਲਾ ਸੱਤਵੈ' ਗੁਰੂ ਦਾ ਪੁਸੰਨਾ ਸਪਤ) _੭/ 


ਚੱਘਣਾ/ 
ਨੂੰ ਤੁਰ ਪਿਆ (ਜਿਸ _ਦੀ ਬੁੱਧੀ) ਮਹਾਨ ਨਿਰਮਲ 


ਦੇ ੨ ੪ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਚੇਰੀ ਅਸਟਮੋ ਗੁਰੂ ਕਥਨੰ 
ਜਪਣ 
ਹਰਖਤ ਅੰਗ _ਸੰਗ ਸੈਨਾ ਸੁਨਿ। ਆਯੋ ਦਛ _ਪੁਜਾਪਤਿ ਕੇ _ਮੁਨਿ। 
ਤਹਾ ਏਕ _ਚੇਰਕਾ _ਨਿਹਾਰੀ। ਚੰਦਨ ਘਸਤ _ਮਨੋ _ਮਤਵਾਰੀ। _੧੯੫। 


ਚੰਦਨ ਘਸਤ ਨਾਰਿ ਸੁਭ _ਧਰਮਾ। ਏਕ ਚਿਤ ਹਰੈ. ਆਪਨ ਘਰ ਮਾ। 
ਏਕ ਚਿਤ ਨਹੀ ਚਿਤ _ਚਲਾਵੈ। ਪ੍ਰਿਤਮਾ ਚਿਤ੍ਰ _ਬਿਲੋਕਿ ਲਜਾਵੈ। _੧੯੬। 


ਦਤ ਲਏ ਸੰਨ੍ਯਾਸਨ _ਸੰਗਾ। ਜਾਤ ਭਯੋ ਤਹ ਭੇਟਤ ਅੰਗਾ। 
ਸੀਸ ਉਚਾਇ ਨ ਤਾਸ ਨਿਹਾਰਾ। ਰਾਵ ਰੰਕ ਕੋ ਜਾਤ _ਬਿਚਾਰਾ। ੧੯੭। 


੮ 


ਤਾ ਕੋ ਦਤ ਬਿਲੋਕਿ ਪੁਰਭਾਵਾ। ਅਸਟਮ ਗੁਰੂ ਤਾਹਿ _ਠਹਰਾਵਾ। 
ਧੈਨਿ ਧੈਨਿ ਇਹ ਚੇਰਕਾ ਸਭਾਗੀ। ਜਾ ਕੀ ਪ੍ਰੀਤਿ ਨਾਥ ਸੈਗਿ ਲਾਗੀ। ੧੯੮। 
ਐਸ. ਪ੍ਰੀਤਿ ਹਰਿ ਹੇਤ ਲਗਇਯੈ। ਤਬ ਹੀ ਨਾਥ ਨਿਰੰਜਨ ਪਇਯੈ। 

ਬਿਨੁ ਚਿਤਿ ਦੀਨ ਹਾਥਿ ਨਹੀ ਆਵੈ। ਚਾਰ ਬੇਦ ਇਮਿ ਭੇਦ ਬਤਾਵੈ। ੧੯੯। 


/ਛੱਤਾ ਲੌਰਕਾ _ਅਨਟਮਂ ਗੁਰੂ _ਸਨਖਤੰ/ _੮/ 
ਅਥ _ਬਨਜਾਰਾ ਨਵਮੋ ਗੁਰੂ ਕਥਨੰ 

ਜਪਣ 

ਆਗੇ ਚਲਾ ਜੋਗ _ਜਟ _ਧਾਰੀ। ਲਏ ਸੈਗਿ ਚੇਲਕਾ ਅਪਾਰੀ। 
ਦੇਖਤ _ਬਨਖੰਡ _ਨਗਰ _ਪਹਾਰਾ। ਆਵਤ _ਲਖਾ ਏਕ _ਬਨਜਾਰਾ। _੨00। 


ਧਨ ਕਰ ਭਰੇ ਸਬੈ ਭੰਡਾਰਾ। ਚਲਾ ਸੰਗ ਲੈ ਟਾਡ ਅਪਾਰਾ। 
ਅਮਿਤ ਗਾਵ ਲਵੰਗਨ ਕੇ ਭਰੇ। _ਬਿਧਨਾ ਤੇ ਨਹੀ ਜਾਤ ਬਿਚਰੇ। ੨(0੧। 


ਰਾਤਿ ਦਿਵਸ ਤਿਨ ਦੂਬ ਕੀ ਆਸਾ। ਬੇਚਨ ਚਲਾ ਛਡਿ _ਘਰ ਵਾਸਾ। 
ਔਰ ਆਸ ਦੂਸਰ ਨਹੀ ਕੋਈ। ਏਕੈ ਆਸ ਬਨਜ ਕੀ ਹੋਈ। ੨0੨। 


ਛਾਹ ਧੂਪ ਕੋ ਤ੍ਰਾਸ ਨ ਮਾਨੈ। ਰਾਤਿ ਅਉ ਦਿਵਸ ਗਵਨ ਈ ਠਾਨੈ। 
ਪਾਪ ਪੁੰਨ ਕੀ ਅਉਰ ਨ ਬਾਤਾ। ਏਕੈ ਰਸ ਮਾਤ੍ਰਾ ਕੇ ਰਾਤਾ। ੨0੩। 


ਤਾ ਕਹ ਦੇਖਿ ਦਤ ਹਰਿ ਭਗਤੂ। ਜਾ ਕਰ ਰੂਪ ਜਗਤਿ ਜਗ ਮਗਤੂ। 
ਐਸ. ਭਾਤਿ ਜੋ ਸਾਹਿਬ ਧਿਆਈਐ। ਤਬ _ਹੀ ਪੁਰਖ ਪੁਰਾਤਨ ਪਾਈਐ। _੨08੪। 


/ਛਤਾ ਨਜਾਰਾ ਨਈਂ ਗੁਰੂ ਸਖਤ ੯ 


ਰੁਦ੍ਰ ਅਵਤਾਰ ੨੨੫ 


ਹੁਣ ਚੇਰੀ (ਦਾਸੀ) ਔਠਵੇਂ` ਗੁਰੂ ਦਾ ਕਥਨ 


ਚੱਪਣ/ 

ਦਕਸ਼ ਪ੍ਰਜਾਪਤੀ (ਦੇ ਘਰ) ਮੁਨੀ (ਦੱਤ) ਦਾ ਆਇਆ ਸੁਣ ਕੇ (ਰਾਜੇ ਦੇ) ਸਾਕ, 
ਸੰਬੰਧ _ਅਤੇ ਸੈਨਾ _ਪੁਸੰਨ ਹੋ__ਗਈ। _(ਪਰ ਦੱਤ ਨੇ) ਉਥੇ ਇਕ ਦਾਸੀ ਵੇਖੀ ਜੋ ਚੰਦਨ 
ਘਿਸ _ਰਹੀ _ਸੀ, ਮਾਨੋ _ ਮਤਵਾਲੀ _ਹੋਵੇ।੧੯੫। 

(ਉਹ) ਸ਼ੁਭ ਆਚਾਰ _ਵਾਲੀ ਇਸਤਰੀ ਇਕ ਮਨ ਹੋ ਕੇ ਘਰ ਵਿਚ ਚੰਦਨ ਘਸ 
ਰਹੀ ਸੀ। ਉਹ _ਇਕਾਗਰ ਚਿਤ ਸੀ ਅਤੇ ਚਿਤ ਨੂੰ ਚੰਚਲ ਨਹੀਂ ਹੋਣ ਦੇ ਰਹੀ ਸੀ ਜਿਸ 
ਨੂੰ ਵੇਖ _ਕੇ ਕਾਗ਼ਜ਼ _ਉਤੇ _ਬਣੀ _ਤਸਵੀਰ _ਵੀ _ ਸ਼ਰਮਿੰਦੀ ਹੁੰਦੀ _ਸੀ।੧੯੬। 

ਦੱਤ _ਸੈਨਿਆਸੀਆਂ ਨੂੰ ਨਾਲ ਲੈ ਕੇ ਉਸ ਕੋਲੋਂ, ਉਸ ਦਾ ਸ਼ਰੀਰ ਛੋਂਦੇ ਹੋਇਆਂ 
ਲੰਘ _ਗਿਆ। (ਪਰ) ਉਸ ਨੇ ਸਿਰ ਚੁਕ ਕੇ ਨਹੀਂ ਵੇਖਿਆ ਕਿ ਕੌਣ ਰਾਜਾ ਜਾਂ ਰੰਕ 


ਵਿਚਾਰਾ _ਕੋਲੋ'` ਲੰਘਿਆ _ਹੈ।੧੯੭। 

ਉਸ ਨੂੰ ਵੇਖ ਕੇ ਦੱਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਔਠਵਾਂ ਗੁਰੂ ਮੰਨ _ਲਿਆ। 
ਇਹ _ਭਾਗਵਾਨ _ਦਾਸੀ _ਧੰਨ _ਹੈ, _ਜਿਸ _ਦੀ ਪੀਤ ਸੁਆਮੀ ਨਾਲ _ਲਗੀ _ਹੋਈ _ਹੈ।੧੯੮। 

ਇਸ ਤਰ੍ਹਾਂ _ਦੀ ਪ੍ਰੀਤ ਪਰਮਾਤਮਾ _ਨਾਲ _ਲਗਾਈਏ, _ਤਦ _ਹੀ ਨਿਰੰਜਨ ਸੁਆਮੀ 
ਨੂੰ ਪ੍ਰਾਪਤ _ਕੀਤਾ ਜਾ ਸਕਦਾ _ਹੈ। (ਪ੍ਰੇਮ ਵਿਚ) ਬਿਨਾ ਚਿਤ _ਦਿੱਤਿਆਂ (ਪ੍ਰਭੂ) ਹੱਥ ਨਹੀਂ 
ਆਉਂਦਾ। _ਇਸ ਤਰ੍ਹਾਂ ਦੀ ਭੇਦ _(ਭਰੀ _ਗੌਲ) ਚਾਰੇ _ਵੇਦ _ਦਸਦੇ _ਹਨ।੧੯੯। 

/ਏਥੋਂ_ਟਾਲ਼ਾਂ ਅੱਠਵੇ' ਗੁਰੂ ਦਾ ਪੂਸੰਨ ਗਆਪਤ/ _੮/ 
ਹੁਣ _ਬਨਜਾਰਾ ਨੌਵੇਂ ਗੁਰੂ ਦਾ ਕਥਨ 
ਚੱਪਣ/ 

ਯੋਗ _ਅਤੇ _ਜਟਾਂ ਨੂੰ ਧਾਰਨ _ਕਰਨ _ਵਲਾ (ਮੁਨੀ) ਅਗੇ ਚਲ _ਪਿਆ। (ਉਸ ਨੇ) 
ਬੇਅੰਤ ਚੇਲੇ _ਨਾਲ _ਲਏ _ਹੋਏ _ਸਨ। (ਉਹ) _ਬਨ-ਖੰਡਾਂ, ਨਗਰਾਂ _ਅਤੇ _ਪਹਾੜਾਂ ਨੂੰ ਵੇਖਦਾ 
ਚਲਾ ਜਾ ਰਿਹਾ ਸੀ। ਤਦ ਉਸ ਨੇ ਇਕ ਬਨਜਾਰਾ ਆਉਂਦਾ ਹੋਇਆ _ਵੇਖਿਆ। _੨00। 

ਧਨ ਨਾਲ ਜਿਸ ਦੇ ਸਾਰੇ ਭੰਡਾਰ ਭਰੇ ਹੋਏ ਸਨ। (ਉਹ) ਬਹੁਤ ਸਾਰੇ (ਸਮਾਨ ਦੇ 
ਲਦੇ) ਬਲਦਾਂ ਦਾ ਝੁੰਡ ਨਾਲ ਲੈ ਕੇ ਚਲਿਆ ਸੀ। ਬੇਅੰਤ ਬੋਰੀਆਂ _('ਗਾਵ”) ਲੌਂਗਾਂ _ਦੀਆਂ 
ਭਰੀਆਂ ਹੋਈਆਂ _ਸਨ। (ਉਨ੍ਹਾਂ ਦਾ) ਵਿਚਾਰ ਬ੍ਰਹਮਾ ਵੀ ਨਹੀਂ _ਕਰ _ਸਕਦਾ _ਸੀ।੨0੧। 

(ਉਸ ਨੂੰ) ਰਾਤ ਦਿਨ ਧਨ ਦੀ ਇੱਛਾ ਰਹਿੰਦੀ ਸੀ। (ਇਸ ਲਈ ਸੌਦੇ ਨੂੰ) ਵੇਚਣ 
ਲਈ ਘਰ ਦਾ ਵਾਸਾ ਛਡ ਕੇ ਚਲਿਆ ਸੀ। (ਉਸ ਨੂੰ) ਹੋਰ ਕੋਈ ਦੂਜੀ ਆਸ ਨਹੀਂ 
ਸੀ। _ਇਕੋ _ਵਪਾਰ _ਕਰਨ _ਦੀ ਆਸ ਪਾਲੀ _ਹੋਈ _ਸੀ।੨0੨। 

(ਉਹ) ਧੁਪ ਛਾਂ ਦਾ ਡਰ ਨਹੀਂ ਮੰਨਦਾ ਸੀ ਅਤੇ ਰਾਤ ਦਿਨ (ਬਸ) ਚਲਦਾ ਹੀ 
ਰਹਿੰਦਾ _ਸੀ। _(ਉਹ) ਪਾਪ ਪੁੰਨ ਦੀ ਕੋਈ ਹੋਰ ਗੱਲ ਨਹੀਂ ਜਾਣਦਾ ਸੀ (ਬਸ) ਇਕ 
ਮਾਇਆ ਦੇ ਰਸ ਵਿਚ ਮਗਨ _ਸੀ।੨0੩। 

ਉਸ ਨੂੰ ਵੇਖ ਕੇ ਹਰਿ ਦੇ ਭਗਤ ਦੱਤ ਨੇ (ਵਿਚਾਰਿਆ) ਕਿ ਜਿਸ ਹਰਿ ਦਾ ਰੂਪ 
ਜਗਤ ਵਿਚ _ਜਗਮਗ _ਕਰ _ਰਿਹਾ ਹੈ, ਜੇ _ਇਸ ਤਰ੍ਹਾਂ _(ਮਗਨਤਾ _ਨਾਲ) _ਹਰਿ _ਦੀ 
ਆਰਾਧਨਾ _ਕਰੀਏ, _ਤਦ _ਹੀ ਪਰਮ _ਪੁਰਖ _ਦੀ ਪ੍ਰਾਪਤੀ ਹੋ ਸਕਦੀ _ਹੈ।੨0੪। 


/ਏੈਥੋਂ _'ਲਨਜਾਰਾ”_ਨਂਵੇ ਗੁਰੂ ਦਾ _ਪੁਸੰਨਾ_ ਸਨਪਤ/ ੯੭ 


੨੨੬ 


ਸੀ _ਦਸਮ-ਗ੍ਰੰਥ _ਸਾਹਿਬ 


੯ 


ਅਥ _ਕਾਛਨ _ਦਸਮੋ ਗੁਰੂ ਕਥਨੰ 

ਚੱਪਣ 
ਚਲਾ ਮੁਨੀ ਤਜਿ ਪਰਹਰਿ ਆਸਾ। ਮਹਾ ਮੋਨਿ ਅਰੁ ਮਹਾ ਉਦਾਸਾ। 
ਪਰਮ ਤਤ ਬੇਤਾ ਬਡਭਾਗੀ। ਮਹਾ ਮੋਨ ਹਰਿ ਕੋ _ਅਨੁਰਾਗੀ। ੨0੫। 


ਪਰਮ ਪੁਰਖ ਪੂਰੋ ਬਡਭਾਗੀ। ਮਹਾ ਮੁਨੀ ਹਰਿ ਕੇ ਰਸ ਪਾਗੀ। 
ਬੁਹਮ ਭਗਤ ਖਟ ਗੁਨ ਰਸ ਲੀਨਾ। ਏਕ ਨਾਮ ਕੇ ਰਸ ਸਉ ਭੀਨਾ। ੨0੬। 


ਉਜਲ _ਗਾਤ ਮਹਾ ਮੁਨਿ ਸੋਹੈ। ਸੁਰ ਨਰ ਮੁਨਿ ਸਭ ਕੋ ਮਨ ਮੋਹੈ। 
ਜਹ ਜਹ ਜਾਇ ਦਤ ਸੁਭ _ਕਰਮਾ। _ਤਹ _ਤਹ ਹੋਤ ਸਭੈ ਨਿਹਕਰਮਾ। ੨0੭। 


ਭਰਮ ਮੋਹ ਤਿਹ ਦੇਖਤ ਭਾਗੈ। ਰਾਮ ਭਗਤਿ ਸਭ ਹੀ ਉਠਿ _ਲਾਗੈ। 
ਪਾਪ ਤਾਪ ਸਭ ਦੂਰ ਪਰਾਈ। ਨਿਸਿ ਦਿਨ ਰਹੈ ਏਕ ਲਿਵ ਲਾਈ। ੨0੮। 


ਕਾਛਨ ਏਕ ਤਹਾ ਮਿਲ ਗਈ। _ਸੋਆ ਚੂਕ _ਪੁਕਾਰਤ ਭਈ। 
ਭਾਵ _ਯਾਹਿ ਮਨ ਮਾਹਿ ਨਿਹਾਰਾ। _ਦਸਵੋ ਗੁਰੂ ਤਾਹਿ _ਬੀਚਾਰਾ। ੨0੯। 


ਜੋਸੋਵੈ ਸੋ ਮੂਲੁ ਗਵਾਵੈ। ਜੋ ਜਾਗੈ ਹਰਿ ਹਿਦੈ ਬਸਾਵੈ। 
ਸਤਿ ਬੋਲਿ ਯਾ ਕੀ ਹਮ ਮਾਨੀ। ਜੋਗ ਧਿਆਨ ਜਾਗੈ ਤੇ ਜਾਨੀ। ੨੧0। 


/ਛੱਤਾ ਕਾਛਨ ਗੁਠੂ ਨਵੇਂ ਸ਼ਮਪਤੰ/ _50/ 


ਅਥ ਸੁਰਥ _ਯਾਰਮੋ ਗੁਰੂ ਕਥਨੰ 


ਚੱਪਣਾ/ 


ਆਗੇ ਦਤ ਦੇਵ ਤਬ ਚਲਾ। ਸਾਧੇ ਸਰਬ ਜੋਗ ਕੀ _ਕਲਾ। 
ਅਮਿਤ ਤੇਜ ਅਰੁ _ਉਜਲ ਪ੍ਰਭਾਉ। _ਜਾਨੁਕ _ਬਨਾ ਦੂਸਰ _ਹਰਿ _ਰਾਉ। _੨੧੧। 


ਸਭ ਹੀ ਕਲਾ ਜੋਗ ਕੀ _ਸਾਧੀ। ਮਹਾ ਸਿਧਿ ਮੋਨੀ ਮਨਿ ਲਾਧੀ। 
ਅਧਿਕ ਤੇਜ ਅਰੁ ਅਧਿਕ ਪੁਭਾਵਾ। ਜਾ _ਲਖਿ ਇੰਦ੍ਰਾਸਨ ਥਹਰਾਵਾ। ੨੧੨। 


ਨਧੁਭਾਰਾ ਛੰਦ/ ਤੂਪੁਸ਼ਨਦ 
ਮੁਨਿ ਮਨਿ _ਉਦਾਰ। ਗੁਨ ਗਨ _ਅਪਾਰ। 
ਹਰਿ ਭਗਤਿ ਲੀਨ। ਹਰਿ ਕੋ _ਅਧੀਨ। ੨੧੩। 


ਰੁਦੂ ਅਵਤਾਰ ੨:2.% 


ਹੁਣ ਦਸਵੇਂ ਗੁਰੂ “ਕਾਛਨ” ਦਾ ਕਥਨ 
ਚੱਪਣ/ 

(ਉਥੋਂ) ਮੁਨੀ ਦੱਤ ਤਿਆਗਣ ਯੋਗ ਆਸ਼ਾ ਨੂੰ ਛਡ ਕੇ ਚਲ _ਪਿਆ। (ਜੋ) ਮਹਾਨ 
ਮੋਨੀ ਅਤੇ _ਮਹਾਨ _ਉਦਾਸੀ _ਹੈ। _(ਉਹ) ਪਰਮ _ਤੱਤ੍ਰ ਨੂੰ 
(ਉਹ) ਮਹਾਂ _ਮੋਨ _ਧਾਰੀ _ਹਰਿ _ਦਾ ਪ੍ਰੇਮੀ _ਹੈ।੨0੫। 

(ਉਹ) ਪਰਮ ਪੁਰਖ _ਅਤੇ ਪੂਰਾ ਵਡਭਾਗੀ ਹੈ ਅਤੇ _(ਉਹ) ਮਹਾ ਮੁਨੀ ਹਰਿ ਦੇ 
ਰਸ ਵਿਚ (ਪੂਰੀ ਤਰ੍ਹਾਂ) _ਭਿਜਿਆ ਹੋਇਆ ਹੈ। (ਉਹ) ਬ੍ਰਹਮ _ਦੀ ਭਗਤੀ ਦੇ ਰਸ ਅਤੇ 
ਛੇ ਗੁਣਾਂ ਵਿਚ ਲੀਨ ਹੋ ਚੁਕਾ ਹੈ ਅਤੇ ਇਕ ਨਾਮ ਦੇ ਰਸ ਵਿਚ ਭਿਜਿਆ ਹੋਇਆ 
ਹੰ।੨0੬। 

(ਉਸ) _ਮਹਾਮੁਨੀ ਦਾ ਸਫ਼ੈਦ ਸ਼ਰੀਰ ਸੋਭ ਰਿਹਾ ਸੀ ਜੋ ਦੇਵਤਿਆਂ, ਮਨੁੱਖਾਂ _ਅਤੇ 
ਮੁਨੀਆਂ ਸਭ _ਦੇ ਮਨ ਨੂੰ ਮੋਹ ਰਿਹਾ ਸੀ। ਜਿਸ ਜਿਸ ਥਾਂ ਤੇ ਸ਼ੁਭ ਕਰਮਾਂ ਵਾਲਾ ਦੱਤ 
ਗਿਆ, ਉਥੇ _ਉਥੇ _ਸਾਰੇ _ਨਿਸ਼ਕਰਮ _ (ਕਰਮਾਂ _ਦੇ _ਬੰਧਨ ਤੋਂ ਮੁਕਤ) ਹੋ _ਗਏ।੨0੭। 

ਉਸ ਨੂੰ ਵੇਖ ਕੇ ਭਰਮ ਅਤੇ ਮੋਹ ਭਜ ਜਾਂਦੇ ਹਨ। _ਸਾਰੇ ਉਠ ਕੇ ਰਾਮ ਭਗਤੀ 
ਵਿਚ ਲਗ ਜਾਂਦੇ _ਹਨ। _ਸਭ _ਪਾਪ _ਅਤੇ ਤਾਪ ਦੂਰ _ਭਜ ਜਾਂਦੇ _ਹਨ। _ਰਾਤ ਦਿਨ (ਨਾਮ 
ਸਿਮਰਨ ਵਿਚ) _ਲਿਵ ਲਗਾਈ ਰਖਦੇ _ਹਨ।੨0੮। 

ਉਥੇ (ਉਸ ਨੂੰ) ਇਕ ਕਾਛਨ (ਕੌਛ ਦੇਸ ਦੀ ਅਰਾਇਨ) ਮਿਲ ਗਈ ਜੋ 'ਸੌਣ 
ਵਾਲਾ ਚੁਕ ਗਿਆ” (ਜੋ ਕਿਸਾਨ ਸੌ ਗਿਆ, ਉਹ ਦਾ ਖੇਤ ਨਸ਼ਟ ਹੋ _ਗਿਆ) ਦਾ ਹੋਕਾ 
ਦੇ ਰਹੀ ਸੀ। ਇਸ ਭਾਵ ਨੂੰ ਮੁਨੀ ਨੇ ਮਨ ਵਿਚ ਵਿਚਾਰਿਆ ਅਤੇ ਉਸ ਨੂੰ ਦਸਵਾਂ ਗੁਰੂ 
ਧਾਰਨ _ਕੀਤਾ।੨0੯। 

ਜੋ _ਸੋਵੇਂਗਾ, _(ਉਹ) ਮੂਲ ਨੂੰ _ਗੈਵਾ _ਲਵੇਗਾ। _ਜੋ ਜਾਗਦਾ _ਰਹੇਗਾ, _(ਉਹ) _ਹਰਿ 


ਨੂੰ ਹਿਰਦੇ ਵਿਚ _ਵਸਾ _ਲਵੇਗਾ। _ਅਸਾਂ ਇਸ ਦੀ ਬੋਲੀ ਸੋਚੀ ਮਨ ਲਈ ਹੈ। ਜੋ ਯੋਗ 
ਦੇ ਧਿਆਨ _ਵਿਚ _ਲਗੇ _ਹੋਏ ਹਨ, _ਉਹੀ _ਇਸ _ (ਗੱਲ) ਨੂੰ ਜਾਣ ਸਕਦੇ _ਹਨ।੨੧0। 
/ਏਥੋਂ _'ਕਾਛਨ” ਦਸਵੇਂ” ਕਰੂ ਦਾ _ਪੁਸੰਨਾ ਸਆਖਤ/ _%7/ 
ਹੁਣ ਸੁਰਥ ਯਾਰ੍ਹਵੇਂ ਗੁਰੂ ਦਾ ਕਥਨ 
ਚੱਪਣਾ 


ਦੱਤ ਦੇਵ ਤਦ ਅਗੇ ਚਲ ਪਿਆ (ਜਿਸ ਨੇ) ਯੋਗ ਦੀ ਸਾਰੀ ਕਲਾ ਨੂੰ ਸਾਧਿਆ 
ਹੋਇਆ ਸੀ। (ਉਸ ਦਾ) ਅਮਿਤ ਤੇਜ ਅਤੇ ਉਜਲਾ _ਪ੍ੁਭਾਵ ਸੀ, _(ਇੰਜ ਪੁਤੀਤ ਹੁੰਦਾ 
ਹੈ) ਮਾਨੋ ਦੂਜਾ _ਹਰਿ _ਰਾਜਾ ਬਣਿਆ _ਹੋਇਆ _ ਹੋਵੇ।੨੧੧। 

(ਜਿਸ ਨੇ) ਯੋਗ _ਦੀ ਸਾਰੀ ਕਲਾ _ਸਾਧੀ ਹੋਈ ਹੈ, _(ਉਸ) ਸ਼ਿਰੋਮਣੀ ਮੋਨੀ (ਦੱਤ) 
ਨੇ ਮਨ ਵਿਚੋਂ ਹੀ ਸਿੱਧੀ ਨੂੰ ਪ੍ਰਾਪਤ _ਕਰ _ਲਿਆ _ਹੈ। (ਉਸ ਦਾ) ਬਹੁਤ ਅਧਿਕ _ਤੇਜ 
ਅਤੇ ਪ੍ਰਭਾਵ ਹੈ, _ਜਿਸ ਨੂੰ ਵੇਖ ਕੇ ਇੰਦਰ ਦਾ ਆਸਣ ਡੋਲ ਗਿਆ ਹੈ।੨੧੨। 
੭ਧਭਾਰ _ਛੰਦ/ ਤੋਲੀ /੍ਰ੍‌ਆ ਨਾਲ 

ਉਦਾਰ _ਮਨ ਵਾਲਾ ਮੁਨੀ (ਜਿਸ _ਵਿਚ) _ਅਪਾਰ _ਗੁਣ-ਸਮੂਹ _ਹਨ, _ਹਰਿ _ਭਗਤੀ 
ਵਿਚ ਲੀਨ _ਅਤੇ _ਹਰਿ _ਦੇ ਅਧੀਨ _ਹੈ।੨੧੩। 


ਦ<੨੮ 


ਸੀ _ਦਸਮ-ਗ੍ਰੰਥ ਸਾਹਿਬ 


ਤਜਿ ਰਾਜ _ਭੋਗ। _ਸੈਨ੍ਯਾਸ _ਜੋਗ। 

ਸੰਨ੍ਯਾਸ _ਰਾਇ। _ਹਰਿ ਭਗਤ _ਭਾਇ। _੨੧੪। 
ਮੁਖ _ਛਬਿ _ਅਪਾਰ। ਪੂਰਣ _ਵਤਾਰ। 

ਖੜਗੈ _ਅਸੇਖ। _ਬਿਦਿਆ ਬਿਸੇਖ। _੨੧੫। 
ਸੁੰਦਰ _ਸਰੂਪ। ਮਹਿਮਾ ਅਨੂਪ। 

ਆਭਾ _ਅਪਾਰ। ਮੁਨਿ ਮਨਿ _ਉਦਾਰ। _੨੧੬। 
ਸੰਨ੍ਹਯਾਸ ਦੇਵ। ਗੁਨ ਗਨ _ਅਭੇਵ। 
ਅਬਿਯਕਤ _ਰੂਪ। ਮਹਿਮਾ _ਅਨੂਪ। _੨੧੭। 
ਸਭ ਸੁਭ _ਸੁਭਾਵ। _ਅਤਿਭੂਤ _ਪੁਭਾਵ। 

ਮਹਿਮਾ _ਅਪਾਰ। ਗੁਨ ਗਨ _ਉਦਾਰ। _੨੧੮। 
ਤਹ ਸੁਰਥ _ਰਾਜ। _ਸੰਪਤਿ _ਸਮਾਜ। 

ਪੂਜੰਤ _ਚੈਡਿ। _ਨਿਸਿ ਦਿਨ ਅਖੰਡ। _੨੧੯। 
ਨ੍ਹਿਪ ਅਤਿ ਪੁਚੰਡ। ਸਭ ਬਿਧਿ ਅਖੰਡ। 
ਸਿਲਸਿਤ ਪ੍ਰਬੀਨ। ਦੇਵੀ ਅਧੀਨ। _੨੨0। 
ਨਿਸਦਿਨ ਭਵਾਨਿ। ਸੋਵਤ ਨਿਧਾਨ। 
ਕਰਿ ਏਕ ਆਸ। _ਨਿਸਿ ਦਿਨ ਉਦਾਸ। _੨੨੧। 
ਦੁਰਗਾ ਪੁਜੋਤ। ਨਿਤਪ੍ਰਤਿ ਮਹੰਤ। 

ਬਹੁ ਬਿਧਿ ਪ੍ਰਕਾਰ। _ਸੇਵਤ _ਸਵਾਰ। _੨੨੨। 
ਅਤਿ ਗੁਨ ਨਿਧਾਨ। ਮਹਿਮਾ ਮਹਾਨ। 

ਅਤਿ ਬਿਮਲ _ਅੰਗ। _ਲਖਿ ਲਜਤ ਗੰਗ। _੨੨੩। 
ਤਿਹ _ਨਿਰਖ _ਦਤ। ਅਤਿ _ਬਿਮਲ _ਮਤਿ। 
ਅਨਖੰਡ _ਜੋਤਿ। ਜਨੁ _ਭਿਓ ਉਦੋਤ। ੨੨੪੧ 
ਝਮਕੇਤ _ਅੰਗ। _ਲਖਿ _ਲਜਤ _ਗੰਗ। 

ਅਤਿ ਗੁਨ ਨਿਧਾਨ। ਮਹਿਮਾ ਮਹਾਨ। ੨੨੫। 
ਅਨਭਵ ਪ੍ੁਕਾਸ। _ਨਿਸ ਦਿਨ ਉਦਾਸ। 
ਅਤਿਭੁਤ ਸੁਭਾਵ। ਸੰਨ੍ਯਾਸ ਰਾਵ। ੨੨੬। 
ਲਖਿ ਤਾਸੁ ਸੇਵ। ਸੰਨ੍ਯਾਸ ਦੇਵ। 

ਅਤਿ ਚਿਤ ਰੀਝ। ਤਿਹ" ਫਾਸਿ ਬੀਝ। ੨੨੭। 


ਡੀ ਭਗਵਤੀ ਛੰਦ 
ਕਿ ਦਿਖਿਓਤ ਦਤੇ। ਕਿ _ਪਰਮੰਤਿ ਮਤੋ। 
ਸੁ ਸਰਬਤ੍ਰ _ਸਾਜਾ। ਕਿ _ਦਿਖਿਓਤ _ਰਾਜਾ। ੨੨੮। 
ਕਿ ਆਲੋਕ _ਕਰਮੰ। ਕਿ ਸਰਬਤ _ਪਰਮੰ। 
ਕਿ ਆਜਿਤ ਭੂਪੰ। ਕਿ ਰਤੇਸ ਰੂਪੰ। ੨੨੯। 


ਰੁਦੂ ਅਵਤਾਰ ੨੨੯ 

ਰਾਜ ਭੋਗ ਨੂੰ ਛਡ ਕੇ, ਸੈਨਿਆਸ ਯੋਗ _(ਲੈ ਕੇ) ਅਤੇ ਸੈਨਿਆਸ ਰਾਜ ਬਣ ਕੇ 

ਹਰਿ ਭਗਤੀ ਨਾਲ ਪ੍ਰੇਮ ਪਾ ਲਿਆ ਹੈ।੨੧੪। (ਉਸ ਦੇ) ਮੁਖ ਉਤੇ ਅਪਾਰ ਛਬੀ ਹੈ, 

(ਮਾਨੋ ਹਰਿ ਦਾ) ਪੂਰਨ ਅਵਤਾਰ _ਹੋਵੇ। (ਉਹ) ਖੜਗ ਵਾਂਗ _ਪੂਰੀ ਤਰ੍ਹਾਂ _(ਕੁਸ਼ਾਂਗੂ ਬੁੱਧੀ 
ਵਾਲਾ) ਅਤੇ ਵਿਸ਼ੇਸ਼ ਵਿਦਿਆ ਨੂੰ ਜਾਣਨ _ਵਾਲਾ _ਹੈ।੨੧੫। 


ਉਸ ਦਾ ਸਰੂਪ ਸੁੰਦਰ ਹੈ, ਮਹਿਮਾ ਉਪਮਾ ਤੋਂ ਰਹਿਤ ਹੈ, _ਅਪਾਰ _ਆਭਾ _ਵਾਲਾ 
ਹੈ, _(ਦੌਤ) ਮੁਨੀ ਉਦਾਰ _ਮਨ ਵਾਲਾ _ਹੈ।੨੧੬। (ਉਹ) _ਸੈਨਿਆਸ ਦੇਵ ਗੁਣਾਂ ਦਾ ਸਮੂਹ 
ਅਤੇ _ਭੇਦ ਰਹਿਤ _ਹੈ। _ਉਸ ਦਾ ਸਰੂਪ _ਅਵਿਅਕਤ _ਹੈ। _(ਉਸ ਦੀ) ਮਹਿਮਾ _ਅਨੂਪਮ 
ਹੰ।੨੧੭। 


(ਉਸ ਦੇ) ਸਾਰੇ ਸੁਭਾ ਸ਼ੁਭ _ਹਨ, ਪ੍ਰਭਾਵ ਅਦਭੁਤ ਹੈ, _ਅਪਾਰ ਮਹਿਮਾ ਵਾਲਾ ਹੈ, 
ਉਦਾਰ ਗੁਣਾਂ ਦਾ ਸਮੁੱਚ _ਹੈ।੨੧੮। ਉਥੇ ਇਕ _ਸੁਰਥ ਨਾਂ ਦਾ ਰਾਜਾ ਸੀ, (ਜੋ) ਸੰਪੌਤੀ 
ਅਤੇ _ਸਮਾਜ _ਵਾਲਾ _ਸੀ ਅਤੇ _ਰਾਤ _ਦਿਨ _ਨਿਰੰਤਰ _ਚੰਡੀ ਨੂੰ _ਪੂਜਦਾ _ਸੀ।੨੧੯। 


(ਉਹ) ਅਤਿ ਪ੍ਰਚੰਡ (ਤੇਜ ਵਾਲਾ) ਰਾਜਾ _ਸੀ। _(ਉਸ ਦਾ) ਸਰੂਪ ਸਭ ਢੰਗਾਂ ਨਾਲ 
ਅਖੰਡ _ਸੀ। ਸ਼ਸਤ੍ਰ _ਵਿਦਿਆ ਵਿਚ ਪ੍ਰਬੀਨ ਸੀ ਅਤੇ ਦੇਵੀ ਦੇ _ਅਧੀਨ _ਸੀ।੨੨0। _ਰਾਤ 
ਦਿਨ ਮਹਾਨ ਰੂਪ ਵਾਲੀ ਚੰਡੀ ਦੀ ਸੇਵਾ ਕਰਦਾ ਸੀ। (ਉਹ ਉਸ) ਇਕ ਦੀ ਆਸ ਰਖਦਾ 
ਸੀ ਅਤੇ ਰਾਤ _ ਦਿਨ _ ਉਦਾਸ _ਰਹਿੰਦਾ _ਸੀ।੨੨੧। 


(ਉਹ) _ਨਿੱਤ-ਪ੍ਰਤਿ _ਸ੍ਰੇਸ਼ਠ _ ਪੁਜਾਰੀ _ਵਾਂਗ _ਦੁਰਗਾ _ ਨੂੰ _ਪੂਜਦਾ _ਸੀ। _ਬਹੁਤ _ ਤਰ੍ਹਾਂ 
ਨਾਲ ਚੰਗੀ ਸੇਵਾ _ਕਰਦਾ ਰਹਿੰਦਾ _ਸੀ।੨੨੨। ਉਹ ਬਹੁਤ ਗੁਣਾਂ ਦਾ ਖ਼ਜ਼ਾਨਾ ਸੀ, (ਉਸ 
ਦੀ) ਮਹਾਨ ਮਹਿਮਾ _ਸੀ। (ਉਸ ਦਾ) ਸ਼ਰੀਰ ਬਹੁਤ ਨਿਰਮਲ _ਸੀ। (ਜਿਸ ਦੀ _ਨਿਰਮਲਤਾ 
ਨੂੰ) ਵੇਖ ਕੇ ਗੰਗਾ _ਵੀ _ਲਜਾਉਂਦੀ _ਸੀ।੨੨੩। 


ਨੂੰ ਦੱਤ ਨੇ ਵੇਖਿਆ (ਜੋ) ਬਹੁਤ ਨਿਰਮਲ ਬੁੱਧੀ _ਵਾਲਾ _ਸੀ। (ਉਸ ਦੀ) 
ਜੋਤਿ ਅਖੰਡ _ਸੀ, ਮਾਨੋ (ਜੋਤਿ) ਪੁਗਟ ਹੋਈ _ਹੋਵੇ।੨੨੪। (ਉਸ ਦੇ) ਅੰਗ ਚਮਕਦੇ ਸਨ 
(ਜਿਸ ਚਮਕ ਨੂੰ ਵੇਖ ਕੇ) ਗੰਗਾ ਸ਼ਰਮਾਉਂਦੀ ਸੀ। _(ਉਹ) ਗੁਣਾਂ ਦਾ ਖ਼ਜ਼ਾਨਾ ਅਤੇ ਮਹਾਨ 


(ਉਸ ਨੂੰ) ਅਨੁਭਵ ਦਾ ਪ੍ਰਕਾਸ਼ ਸੀ, ਰਾਤ _ਦਿਨ ਉਦਾਸ _(ਵਿਰਕਤ) ਰਹਿੰਦਾ _ਸੀ। 
ਉਸ ਦਾ ਅਦਭੁਤ ਸੁਭਾ ਸੀ, (ਉਹ) ਸੈਨਿਆਸ ਰਾਜ _ਸੀ।੨੨੬। ਉਸ ਦੀ ਸੇਵਾ ਨੂੰ ਵੇਖ 
ਕੇ _ਸੈਨਿਆਸ ਦੇਵ (ਦੱਤ) ਮਨ ਵਿਚ _ਬਹੁਤ _ਰੀਝਿਆ ਅਤੇ (ਉਸ _ਦੀ ਸੇਵਾ ਭਗਤੀ ਨੂੰ 
ਵੇਖ ਕੇ) ਮੋਹ ਦੀ ਫਾਹੀ _ਵਿਚ _ਫਸ _ਗਿਆ।੨੨੭। 
ਡੀ _ਭਕਵਤਾ ਛੰਦ 

ਦੱਤ ਨੇ ਵੇਖਿਆ ਕਿ (ਉਹ ਰਾਜਾ) ਪਰਮ _ਪਵਿਤੁ ਮੌਤ ਵਾਲਾ ਹੈ। ਉਹ ਸਾਰਿਆਂ 
ਸਾਜਾਂ ਸਹਿਤ ਰਾਜਾ ਵੇਖਿਆ ਗਿਆ ਹੈ। _੨੨੮। (ਉਹ) ਅਦੁੱਤੀ _ਕਰਮਾਂ _ਵਾਲਾ, _ਸਾਰਿਆਂ 


ਧਰਮਾਂ ਵਾਲਾ, ਨ _ਜਿਤਿਆ ਜਾ ਸਕਣ ਵਾਲਾ ਰਾਜਾ ਹੈ ਅਤੇ ਕਾਮ ਦੇਵ ਦੇ ਰੂਪ ਵਾਲਾ 
ਹੰ।੨੨੯। 


੨੩0) ਸੀ _ਦਸਮ-ਗ੍ਰੰਥ _ਸਾਹਿਬ 


ਕਿ ਆਜਾਨ ਬਾਹ। ਕਿ ਸਰਬਤ੍ਰ _ਸਾਹ। 

ਕਿ ਧਰਮੰ ਸਰੂਪੰ। ਕਿ ਸਰਬਤ੍ਰ ਭੂਪੰ। ੨੩0। 

ਕਿ ਸਾਹਾਨ ਸਾਹੈ। ਕਿ ਆਜਾਨੁ _ਥਾਹੈ। 

ਕਿ ਜੋਗੇਂਦੂ _ਗਾਮੀ। ਕਿ _ਧਰਮੇਂਦੂ _ਧਾਮੀ। ੨੩੧। 

ਕਿ ਰੁਦ੍ਰਾਰਿ ਰੂਪੰ। ਕਿ ਭੂਪਾਨ ਭੂਪੰ। 

ਕਿ ਆਦਗ ਜੋਗੇ। ਕਿ _ਤਿਆਗੰਤ _ਸੋਗੇ। ੨੩੨। 
੭ਹਭਾਰ ਛੰਦ 

ਬਿਮੋਹਿਯੋਤ ਦੇਖੀ। ਕਿ _ਰਾਵਲ ਭੇਖੀ। 

ਸੰਨ੍ਯਾਸ _ਰਾਜਾ। _ਕਿ _ਸਰਬਤ੍ਰ _ਸਾਜਾ। ੨੩੩। 

ਸੰਭਾਲ ਦੇਖਾ। ਕਿ ਸੁਧ ਚੰਦੂ ਪੇਖਾ। 

ਪਾਵਿਤ੍ਰ _ਕਰਮੰ। ਕਿ ਸੈਨਿਆਸ _ਧਰਮੰ। ੨੩੪। 

ਸੈਨਿਆਸ _ਭੇਖੀ। ਕਿ _ਆਧਰਮ ਦ੍ਖੀ। 

ਸਰਬਤ੍ਰ _ਗਾਮੀ। ਕਿ _ਧਰਮੇਸ _ਧਾਮੀ। ੨੩੫। 

ਆਛਿਜ _ਜੋਗੇ। ਕਿ ਆਗੰਮ ਲੋਗੇ। 

ਲੈਗੋਟ ਬੈਧੈ। ਕਿ ਸਰਬਤ੍ਰ ਮੰਧੰ। ੨੩੬। 

ਆਛਿਜ _ਕਰਮਾ। ਕਿ _ਆਲੋਕ _ਧਰਮਾ। 

ਆਦੇਸ _ਕਰਤਾ। _ਕਿ _ਸੰਨ੍ਯਾਸ _ਸਰਤਾ। ੨੩੭। 

ਅਗਿਆਨ ਹੰਤਾ। ਕਿ _ਪਾਰੰਗ _ਗੰਤਾ। 

ਆਧਰਮ _ਹੰਤਾ। ਕਿ _ਸੈਨ੍ਯਾਸ _ਭਕਤਾ। ੨੩੮। 

ਖੰਕਾਲ ਦਾਸੈ"। ਕਿ ਸਰਬਤ _ਭਾਸੈ ”। 

ਸੰਨ੍ਯਾਸ ਰਾਜੈ। ਕਿ ਸਰਬਤ _ਸਾਜੇ। ੨੩੯। 

ਪਾਰੈਗ _ਗੈਤਾ। ਕਿ _ਆਧਰਮ ਹੰਤਾ। 

ਸੈਨਿਆਸ _ਭਕਤਾ। ਕਿ _ਸਾਜੋਜ ਮੁਕਤਾ। ੨੪0। 

ਕਿ ਆਸਕਤ _ਕਰਮ। ਕਿ ਅਬਿਯਕਤ _ਧਰਮੰ। 

ਕਿ ਅਤੇਵ ਜੋਗੀ। ਕਿ ਅੰਗ _ਅਰੋਂਗੀ। ੨੪੧। 

ਕਿ ਸੁਧੈ ਸੁਰੋਸੈ। ਨ ਨੈਕੁ ਅੰਗ ਰੋਸੈ। 

ਨ ਕੁਕਰਮ ਕਰਤਾ। ਕਿ ਧਰਮ ਸੁ ਸਰਤਾ। ੨੪੨। 

ਕਿ ਜੋਗਾਧਿਕਾਰੀ। ਕਿ ਸੰਨ੍ਯਾਸ _ਧਾਰੀ। 

ਕਿ ਬੁਹਮੰ ਸੁ ਭਗਤਾ। ਕਿ ਆਰੰਭ ਜਗਤਾ। ੨੪੩। 

ਕਿ ਜਾਟਾਨ ਜੂਟੈ। ਕਿ ਨਿਧਿਆਨ ਛੂਟੈ। 

ਕਿ ਅਬਿਯਕਤ ਅੰਗੰ। ਕਿ ਕੈ ਪਾਨ ਭੰਗੇ। ੨੪੪। 

ਕਿ ਸੈਨ੍ਯਾਸ ਕਰਮੀ। ਕਿ _ਰਾਵਲ _ਧਰਮੀ। 

ਕਿ ਤ੍ਰਿਕਾਲ ਕੁਸਲੀ। ਕਿ ਕਾਮਦਿ ਦੁਸਲੀ। ੨੪੫। 


ਸ਼ ਗੰ ਗੰ ਜ਼ ਜ਼ ਜ਼ ਜ਼ ਜੰ ਜ਼ ਜ਼ ਜ਼ ਗੰ ਜ਼ ਜ਼ ਗੀ 


੧. ਇਹ ਸ਼ਬਦ ਆਪਸ _ਵਿਚ _ਬਦਲੇ ਹੋਏ _ਵੀ ਕੁਝ _ਬੀੜਾਂ ਵਿਚ _ਲਿਖੇ _ਹਨ। 


ਰੁਦੂ ਅਵਤਾਰ ੨੩੧ 


(ਉਹ) ਗੋਡਿਆਂ ਤਕ ਲੰਬੀਆਂ _ਬਾਂਹਵਾਂ ਵਾਲਾ ਹੈ, _ਸਾਰਿਆਂ ਦਾ ਸ਼ਾਹ ਹੈ, ਧਰਮ 
ਦਾ ਸਰੂਪ ਹੈ, ਅਤੇ _ਸਾਰਿਆਂ ਦਾ ਰਾਜਾ _ਹੈ।੨੩0। (ਉਹ) ਸ਼ਾਹਾਂ ਦਾ ਸ਼ਾਹ ਹੈ, ਗੋਡਿਆਂ 
ਤਕ ਲੰਬੀਆਂ ਬਾਂਹਵਾਂ ਵਾਲਾ ਹੈ, ਸ਼ਿਵ ('ਜੋਗੇਂਦੂ`) ਤਕ ਪਹੁੰਚ ਵਾਲਾ ਹੈ, ਧਰਮ _ਦਾ ਰਾਜਾ 
ਅਥਵਾ _ਘਰ _ਹੈ।੨੩੧। 


ਜੋ ਕਾਮ ਦੇਵ ('ਰੁਦ੍ਰਾਰਿ”) ਦੇ ਰੂਪ _ਵਾਲਾ ਹੈ, ਰਾਜਿਆਂ ਦਾ ਰਾਜਾ _ਹੈ, _ਜਲਾਲੀ 
ਯੋਗ _ਵਾਲਾ _ਹੈ, ਸੋਗ _ ਨੂੰ ਤਿਆਗਣ _ ਵਾਲਾ _ਹੈ।੨੩੨। 
੭ਹਭਾਰ ਛੰਦ 

(ਜਿਸ _ਉਤੇ ਦੁਨੀਆ) ਮੋਹਿਤ ਹੋਈ _ਦਿਖਦੀ ਹੈ, ਯੋਗ _ਦੇ _ਭੇਸ ਵਾਲਾ ਹੈ, 
ਸੈਨਿਆਸ _ਦਾ ਰਾਜਾ ਹੈ, _ਸਾਰਿਆਂ ਸਾਜ਼ਾਂ _ਵਾਲਾ _ਹੈ।੨੩੩। ਜੋ ਸੰਭਲ ਕੇ _ਵੇਖਿਆਂ ਸ਼ੁੱਧ 
ਚੰਦੂਮਾ _ਵਰਗਾ _ਦਿਖਦਾ _ਹੈ, ਪਵਿਤ੍ਰ _ਕਰਮਾਂ _ਵਾਲਾ ਹੈ, _ਸੈਨਿਆਸ ਧਰਮ _ਵਾਲਾ 
ਹੰ।੨੩੪। 

ਜੋ _ਸੈਨਿਆਸ ਦੇ ਭੇਖ ਵਾਲਾ ਹੈ, ਅਧਰਮ _ਦਾ_ਦ੍ਰੈਖੀ ਹੈ, _ਸਭ _ਥਾਂ (ਜਿਸ ਦੀ) 
ਪਹੁੰਚ _ਹੈ, _ਸ੍ਰੇਸ਼ਨ _ਧਰਮ _ਧਾਮ _ਵਾਲਾ _ਹੈ।੨੩੫। ਜੋ ਨ ਛਿਜਣ ਵਾਲੇ ਯੋਗ ਵਾਲਾ ਹੈ, 
ਲੋਕਾਂ ਦੀ ਪਹੁੰਚ ਤੋਂ ਪਰੇ _ਹੈ। ਲੈਗੋਟ ਨੂੰ ਬੰਨ੍ਹਣ _ਵਾਲਾ ਹੈ, ਸਾਰਿਆਂ ਦੇ ਵਿਚ ਵਸਦਾ 
ਹੰ।੨੩੬। 

ਜੋ ਨ ਛਿਜਣ ਵਾਲੇ ਕਰਮਾਂ ਵਾਲਾ ਹੈ, ਅਦੁੱਤੀ ਧਰਮ _ਵਾਲਾ ਹੈ, ਆਦੇਸ਼ ਕਰਨ 
ਵਾਲਾ ਹੈ, ਸੰਨਿਆਸ ਦਾ ਦਰਿਆ ਹੈ।੨੩੭। ਜੋ ਅਗਿਆਨ ਨੂੰ ਨਸ਼ਟ _ਕਰਨ _ਵਾਲਾ ਹੈ, 
(ਸੰਸਾਰ ਤੋਂ) ਪਾਰ _ਦੀ _ਜਾਣਨ _ਵਾਲਾ ਹੈ, _ਅਧਰਮ ਨੂੰ ਖ਼ਤਮ _ਕਰਨ _ਵਾਲਾ _ਹੈ ਅਤੇ 
ਸੈਨਿਆਸ _ਦਾ ਭਗਤ _ ਹੈ।੨੩੮। 

ਜੋ ਖੰਕਾਲ (ਭੈਰੋ) ਦਾ ਦਾਸ ਹੈ, _ਸਭ _ਵਿਚ _ਭਾਸਦਾ (ਪ੍ਰਤੀਤ ਹੁੰਦਾ) ਹੈ, ਸੈਨਿਆਸ 
ਦਾ ਰਾਜਾ ਹੈ, ਸਭ ਨੂੰ _ਸਾਜਣ ਵਾਲਾ ਹੈ।੨੩੯। ਜੋ (ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ 
ਹੈ, ਅਧਰਮ ਨੂੰ ਨਸ਼ਟ _ਕਰਨ _ਵਾਲਾ ਹੈ, _ਸੈਨਿਆਸ ਦਾ _ਭਗਤ _ਹੈ ਅਤੇ _ਸਾਯੁਜ ਮੁਕਤੀ 

੪ 


ਜੋ ਕਰਮਾਂ ਵਿਚ _ਲੀਨ ਹੈ, _ਅਵਿਅਕਤ ਧਰਮ _ਵਾਲਾ ਹੈ, ਉਚੇ _ਦਰਜੇ _ਦਾ ਯੋਗੀ 
ਹੈ, ਸ਼ਰੀਰ ਵਜੋਂ ਰੋਗ _ਰਹਿਤ _ਹੈ।੨੪੧। ਜੋ ਸ਼ੁੱਧ (ਅਣਖੀਲੇ) ਰੋਸ _ਵਾਲਾ, ਸ਼ਰੀਰ _ਵਿਚ 
ਨ ਰਖਣ ਵਾਲਾ, ਕੁਕਰਮ _ਨ ਕਰਨ _ਵਾਲਾ _ਅਤੇ _ਧਰਮ _ਦਾ _ਦਰਿਆ 


ਜੋ ਯੋਗ ਦਾ ਅਧਿਕਾਰੀ, ਸੰਨਿਆਸ _ਧਾਰਨ ਕਰਨ _ਵਾਲਾ, ਜਗਤ ਨੂੰ ਸਿਰਜਨ 
ਵਾਲੇ ਬ੍ਰਹਮਾ ਦਾ ਭਗਤ _ਹੈ।੨੪੩। ਜੋ ਜਟਾਵਾਂ ਦੇ ਜੂੜੇ ਵਾਲਾ, ਸਾਰੀਆਂ _ਨਿਧੀਆਂ 
ਛਡਣ ਵਾਲਾ, ਅਵਿਅਕਤ ਸ਼ਰੀਰ ਵਾਲਾ ਅਤੇ ਭੰਗ ਦਾ ਸੇਵਨ ਕਰਨ ਵਾਲਾ 


ਜੋ _ਸੈਨਿਆਸ ਕਰਮ ਨੂੰ ਕਰਨ _ਵਾਲਾ, _ਯੋਗ _ਧਰਮ _ਧਾਰਨ _ਕਰਨ _ਵਾਲਾ, _ਤਿੰਨ 
ਕਾਲ _ਆਨੰਦਿਤ _ਰਹਿਣ ਵਾਲਾ _ਅਤੇ ਕਾਮ _ਆਦਿ (ਵਿਕਾਰਾਂ ਨੂੰ) ਕੁਚਲਣ _ ਵਾਲਾ 


੨ ੩ ੨ 


ਸੀ _ਦਸਮ-ਗ੍ਰੰਥ _ਸਾਹਿਬ 


ਡਾਮਾਰ ਬਾਜੈ। ਕਿ ਸਬ ਪਾਪ ਭਾਜੈ। 

ਬਿਭੂਤ ਸੋਹੈ। ਕਿ ਸਰਬਤ ਮੋਹੈ। ੨੪੬। 

ਲੋ ਬੰਦੀ। ਕਿ ਏਕਾਦਿ ਛੰਦੀ। 

ਧਰਮਾਨ _ਧਰਤਾ। ਕਿ _ਪਾਪਾਨ _ਹਰਤਾ। _੨੪੭। 
ਨਿਨਾਦਿ _ਬਾਜੈ। ਕਿ ਪੰਪਾਪ ਭਾਜੈ। 

ਆਦੇਸ ਬੁਲੈ। ਕਿ ਲੈ ਗ੍ਰੰਥ ਖੁਲੈ। ੨੪੮। 
ਪਾਵਿਤ੍ਰ _ਦੇਸੀ। ਕਿ ਧਰਮੇਂਦੂ _ਭੇਸੀ। 

ਲੈਗੋਟ ਬੰਦੋ। ਕਿ ਆਜੋਤਿ ਵੋਦੇ। ੨੪੯। 
ਆਨਰਥ _ਰਹਿਤਾ। _ਕਿ ਸੰਨ੍ਯਾਸ _ਸਹਿਤਾ। 
ਪਰਮ ਪੁਨੀਤੋ। ਕਿ ਸਰਬਤ _ਮੀਤੋ। ੨੫0। 
ਅਚਾਚਲ ਅੰਗੰ। ਕਿ ਜੋਗ _ਅਭੰਰੀ। 
ਅਬਿਯਕਤ ਰੂਪੰ। ਕਿ _ਸੈਨਿਆਸ ਭੂਪੰ। ੨੫੧। 
ਬੀਰਾਨ ਰਾਧੀ। ਕਿ _ਸਰਬਤ੍ਰ _ਸਾਧੀ। 

ਪਾਵਿਤੁ _ਕਰਮਾ। ਕਿ ਸੰਨ੍ਯਾਸ _ਧਰਮਾ। _੨੫੨। 


2 (( 


ਸ਼ਾ ਜ਼ ਗੰ ਜੰ ਗ਼ੰ ਗੰ ਜ਼ ਗ਼ੰ ਜ਼ ਜ਼ ਜ਼ ਜੰ ਜ਼ ਗਾ 


ਕਿ ਸਰਬਤ੍ਰ _ਗੰਤਾ। ਕਿ _ਪਾਪਾਨ _ਹੰਤਾ। 
ਕਿ ਸਾਸਧ ਜੋਗੇ। ਕਿਤੇ ਤਿਆਗ ਰੋਗੇ। ੨੫੫। 


ਨੁਰਥਾ ਰਾਜਾ _ਯਾਲ੍ੂਮਂ _ਗੁਠੂ _ਭਰਨਨੰ _ਅਮਪਤੀ/ _55/ 


ਅਥ _ਬਾਲੀ _ਦੁਆਦਸਮੋ ਗੁਰੂ ਕਥਨੰ 
ਰਸ਼ਾਫਲ ਛੱਟਾ 
ਚਲਾ ਦਤ _ਆਗੇ। _ਲਖੇ ਪਾਪ ਭਾਗੇ। 
ਬਜੈ _ਘੰਟ ਘੋਰੈ। ਬਣੈ ਜਾਣੁ ਮੋਰੈ। ੨੫੬। 
ਨਵੇ ਨਾਦ _ਬਾਜੈ। ਧਰਾ ਪਾਪ ਭਾਜੈ। 
ਕਰੈ ਦੇਬ੍ਯ _ਅਰਚਾ। _ਚਤੁਰ ਬੇਦ _ਚਰਚਾ। _੨੫੭। 


ਸੁਤੇ ਸਰਬ _ਪਾਠੰ। ਸੁ _ਸੈਨ੍ਯਾਸ ਰਾਨੰ। 
ਮਹਾਜੋਗ _ਨ੍ਯਾਸੰ। _ਸਦਾਈ ਉਦਾਸੈ। ੨੫੮। 
ਖਟੈ ਸਾਸਤ _ਚਰਚਾ। _ਰਟੈ ਬੇਦ ਅਰਚਾ। 


ਮਹਾ ਮੋਨ ਮਾਨੀ। ਕਿ ਸੰਨ੍ਯਾਸ _ਧਾਨੀ। ੨੫੯। 


ਰੁਦ੍ਰ ਅਵਤਾਰ ੨ ੩ ਤੇ 


ਜਿਸ ਦੇ _ਡਮਰੂ ਵਜਾਉਣ _ਨਾਲ ਸਾਰੇ _ਪਾਪ _ਭਜ _ਜਾਂਦੇ _ਹਨ। _ਜੋ _ਵਿਭੂਤੀ ਨਾਲ 


ਸਾਰਿਆਂ ਨੂੰ ਮੋਹ ਰਿਹਾ ਹੈ।੨੪੬। ਜੋ ਲੈਗੋਟ ਨੂੰ ਬੰਨ੍ਹਣ _ਵਾਲਾ 
ਆਦਿ (ਕਾਲ ਤੋਂ ਮੌਜੂਦ ਦੀ) ਹੀ ਇੱਛਾ ਹੈ। ਜੋ ਧਰਮ 


02੧੨ 


ਨੂੰ ਹਰਨ ਵਾਲਾ _ਹੈ।੨੪੭। 


ਪਾਪਾ 
ਵਜ ਰਿਹਾ ਹੈ, (ਜਿਸ ਕਰ ਕੇ) ਘੋਰ ਪਾਪ ਭਜ ਰਹੇ 
ਹਨ ਅਤੇ _(ਮਨ ਦੀਆਂ) ਗੰਢਾਂ _ (ਗ੍ਰੰਥੀਆਂ) ਨੂੰ _ਖੋਲ੍ਹਦੇ 


ਵਾਲਾ ਹੈ, ਧਰਮ _ਰਾਜ _ਦੇ ਸਰੂਪ ਵਾਲਾ ਹੈ, ਲੈਗੋਟ ਬੰਨ੍ਹਣ 


1 
1 


ਜੋ ਅਨਰਥ ਤੋ ਰਹਿਤ ਹੈ, ਸੈਨਿਆਸ ਸਹਿਤ ਹੈ, ਪਰਮ ਅਤੇ ਪੁਨੀਤ ਹੈ, ਸਭ ਦਾ 
ਮਿਤਰ _ਹੈ।੨੫0। ਜੋ ਅਚੰਚਲ _ ਅੰਗ _ਵਾਲਾ, ਨ ਭੰਗ ਹੋਣ ਵਾਲੇ ਯੋਗ ਵਾਲਾ, 
ਅਵਿਅਕਤ _ਰੂਪ _ਵਾਲਾ _ਅਤੇ _ਸੈਨਿਆਸ _ਦਾ ਰਾਜਾ _ਹੈ।੨੫੧। 


੮ 


ਜੋ _(ਬਵੰਜਾ) _ਬੀਰਾਂ _ਦੀ ਅਰਾਧਨਾ _ਕਰਨ _ਵਾਲਾ, _ਸਭ ਨੂੰ _ਸਾਧਣ ਵਾਲਾ, ਪਵਿਤ੍ਰ 
ਕਰਮਾਂ _ਵਾਲਾ _ ਅਤੇ _ਸੈਨਿਆਸ _ਧਰਮ _ ਵਾਲਾ _ਹੈ।੨੫੨। _ ਪਾਖੰਡ _ਰਹਿਤ _ (ਅਰਥਾਂਤਰ 1 
ਅਖੰਡ) ਤੋਂ ਰਹਿਤ, ਨ __ਛਿਜਣ ਵਾਲੇ _ਅੰਗ _ਵਾਲਾ, _ਅਨਿਆਂ 
ਨਿਆਂ ਕਰਨ _ ਵਾਲਾ _ਹੈ।੨੫੩। 


3 
ਕੇ 
ਹੈਂ 


ਜੋ ਕਰਮਾਂ ਦਾ ਨਾਸ਼ ਕਰਨ _ਵਾਲਾ ਹੈ, _ਸਭ _ਦਾ ਦਾਸ ਹੈ, _ਨਿਰਲਿਪਤ ਸ਼ਰੀਰ 
ਵਾਲਾ _ਅਤੇ _ ਅਭੰਗ _ਆਭਾ _ਵਾਲਾ _ਹੈ।੨੫੪। ਜੋ ਸਭ ਵਿਚ _ਗਮਨ _ਕਰਨ _ਵਾਲਾ, ਪਾਪਾਂ 
ਹੰ।੨੫੫। 
/ਟੈਥੋਂ ਸ਼ਰਲਾ ਰਾਜਾ _ਯਾਲੂਵੇ' ਗੁਰੂ ਦਾ ਵਰਣਨ ਸ਼ਮਮਤ/ _55/ 
ਹੁਣ “ਬਾਲੀ” ਬਾਰ੍ਹਵੇਂ ਗੁਰੂ ਦਾ ਕਥਨ 
ਰਸ਼ਾਫਲ ਛੰਟ 
ਦੱਤ ਅਗੇ _ਚਲ _ਪਿਆ ਜਿਸ ਨੂੰ ਵੇਖ ਕੇ ਪਾਪ ਭਜ ਗਏ। ਘੋਰ ਘੰਟੇ ਵਜਦੇ 
ਹਨ, ਮਾਨੋ _ਬਨ ਵਿਚ ਮੋਰ ਬੋਲਦੇ _ਹੋਣ। _੨੫੬। ਨਵੇਂ ਨਾਦ ਵਜਦੇ _ਹਨ। _ਧਰਤੀ ਦੇ 
ਪਾਪ _ਭਜ _ਰਹੇ _ਹਨ। _ਦੇਵੀ _ਦੀ ਪੂਜਾ ਕਰਦੇ _ਹਨ, ਚੌਹਾਂ ਵੇਦਾਂ _ਦੀ _ਚਰਚਾ__ ਹੁੰਦੀ 
ਹੰ।੨੫੭। 


ਦਾ ਅਭਿਆਸ _ਕਰਨ _ਵਾਲਾ ਸਦਾ _ਉਦਾਸ _ਰਹਿਣ ਵਾਲਾ _ਹੈ। _੨੫੮। ਛੇਆਂ 
ਸ਼ਾਸਤ੍ਰਾਂ ਦੀ ਚਰਚਾ ਹੁੰਦੀ ਹੈ, ਵੇਦਾਂ ਨੂੰ _ਰਟਦੇ ਅਤੇ ਪੂਜਾ _ਕਰਦਾ ਹੈ, ਮਹਾਨ ਮੋਨ ਦੇ 
ਮਾਣ _ਵਾਲਾ ਹੈ ਅਤੇ _ਸੈਨਿਆਸ ਨੂੰ ਧਾਰਨ _ਕਰਨ _ਵਾਲਾ _ਹੈ।੨੫੯। 


੨ ੩੪ 


ਸੀ _ਦਸਮ-ਗ੍ਰੰਥ _ਸਾਹਿਬ 


ਚਲਾ _ਦਤ _ਆਗੈ। _ਲਖੇ ਪਾਪ _ਭਾਗੈ। 
ਲਖੀ ਏਕ _ਕੈਨਿਆ। _ਤਿਹੂੰ ਲੋਗ _ਧੈਨਿਆ। ੨੬0। 
ਮਹਾ ਬ੍ੁਹਮਚਾਰੀ। ਸੁ _ਧਰਮਾਧਿਕਾਰੀ। 
ਲਖੀ ਪਾਨਿ ਵਾ ਕੇ। ਗੁਡੀ ਬਾਲਿ ਤਾ ਕੇ। ੨੬੧ 
ਖਿਲੈ ਖੇਲ ਤਾ ਸੋ। ਇਸੋ ਹੇਤ ਵਾ ਸੋ। 
ਪੀਐ ਪਾਨਿ ਨ ਆਵੈ। ਇਸੋ ਖੇਲ ਭਾਵੈ। ੨੬੨। 
ਗਏ _ਮੋਨਿ ਮਾਨੀ। ਤਰੈ ਦਿਸਟ ਆਨੀ। 
ਨ ਬਾਲਾ _ਨਿਹਾਰ੍ਯੋ। _ਨ ਖੇਲੈ _ਬਿਸਾਰ੍ਯੋ। ੨੬੩। 


ਲਖੀ _ਦਤ _ਬਾਲਾ। ਮਨੋਂ _ਰਾਗਮਾਲਾ। 
ਰੰਗੀ ਰੈਗਿ ਖੇਲੈ। ਮਨੋ ਨਾਗੂ _ਬੇਲੈ। ੨੬੪। 
ਤਬੈ _ਦਤ ਰਾਯੋ। _ਲਖੇ _ਤਾਸ ਜਾਯੋ। 
ਗੁਰੂ ਤਾਸ _ਕੀਨਾ। ਮਹਾ ਮੰਤ੍ਰ _ਭੀਨਾ। ੨੬੫। 


ਗੁਰੂ ਤਾਸ ਜਾਨ੍ਯੋ। ਇਮ ਮੰਤੁ _ਠਾਨ੍ਯੋ। 

ਦਸੈ ਦੈ ਨਿਧਾਨੰ। ਗੁਰੂ _ਦਤ _ਜਾਨੰ। _੨੬੬। 
ਰਣਝੁਣ ਛੰਦ 

ਲਖਿ ਛਬਿ _ਬਾਲੀ। ਅਤਿ ਦੁਤਿ ਵਾਲੀ। 

ਅਤਿਭੁਤ ਰੂਪੰ। _ਜਣੂ ਬੁਧਿ ਕੂਪੰ। ੨੬੭। 

ਫਿਰ ਫਿਰ ਪੇਖਾ। ਬਹੁ ਬਿਧਿ ਲੇਖਾ। 

ਤਨ ਮਨ ਜਾਨਾ। ਗੁਨ ਗਨ ਮਾਨਾ। ੨੬੮। 

ਤਿਹ ਗੁਰ _ਕੀਨਾ। ਅਤਿ ਜਸੁ _ਲੀਨਾ। 

ਅਗਿ ਤਬ _ਚਾਲਾ। ਜਨੁ _ਮਨਿ ਜ੍ਰਾਲਾ। ੨੬੯। 

/ਏ/ਤ ਦੁਆਟਸ਼ ਗੁਰੂ _ਲੜਕਾੰ ਕੁੜੀ _ਖੰਡਤਾੀੰ _ਸਨਆਘਤੰ/ _$2/ 


ਅਥ ਭ੍ਰਿਤ ਤ੍ਰੋਦਸਮੋ ਗੁਰੂ ਕਥਨੰ 


ਤ#ਰ ਛੰਟਾ 


ਤਬ _ਦਤ ਦੇਵ ਮਹਾਨ। ਦਸ ਚਾਰ ਚਾਰ _ਨਿਧਾਨ। 
ਅਤਿਭੁਤ ਉਤਮ _ਗਾਤ। _ਹਰਿ ਨਾਮੁ _ਲੇਤ ਪ੍ਰਭਾਤ। _੨੭0। 
ਅਕਲੰਕ ਉਜਲ _ਅੰਗ। _ਲਖਿ ਲਾਜ _ਗੰਗ _ਤਰੰਗ। 
ਅਨਭੈ _ਅਭੂਤ _ਸਰੂਪ। _ਲਖਿ _ਜੋਤਿ _ਲਾਜਤ _ਭੂਪ। _੨੭੧। 


ਰੁਦ੍ਰ ਅਵਤਾਰ ੨ ੩੫ 


ਦੌਤ ਅਗੇ ਤੁਰ ਪਿਆ, (ਜਿਸ ਨੂੰ) ਵੇਖ ਕੇ ਪਾਪ ਭਜ ਗਏ। (ਉਸ ਨੇ) ਇਕ 
ਕੈਨਿਆ ਨੂੰ ਵੇਖਿਆ ਜੋ ਤਿੰਨਾਂ ਲੋਕਾਂ _ਵਿਚ _ਧੰਨ _ਹੈ।੨੬0। (ਦੱਤ) _ਵੱਡਾ _ਬ੍ਰਹਮਚਾਰੀ 
ਹੈ, ਸੇਸ਼ਠ ਧਰਮ _ਦਾ ਅਧਿਕਾਰੀ ਹੈ। ਉਸ _(ਬਾਲਿਕਾ ਦੇ) ਹੱਥ ਵਿਚ ਇਕ ਗੁੱਡੀ ਵੇਖੀ 


(ਉਹ) ਉਸ ਨਾਲ ਖੇਡਦੀ ਹੈ। (ਉਸ ਨਾਲ) ਇਸ ਤਰ੍ਹਾਂ ਦਾ ਹਿਤ ਹੈ ਕਿ (ਉਹ) 
ਪਾਣੀ ਪੀਣ ਲਈ ਨਹੀਂ ਆਉਂਦੀ ਅਤੇ ਇਸੇ _(ਗੁੱਡੀ ਦੀ) ਖੇਡ _(ਉਸ ਨੂੰ) ਚੰਗੀ ਲਗਦੀ 
ਹੈ।੨੬੨। ਮਹਾਨ _ਮੌਨ _ਵਾਲਾ _(ਦੌਤ) ਉਥੇ _ਗਿਆ ਅਤੇ (ਉਸ _ਬਾਲਕਾ ਨੂੰ) _ਨਜ਼ਰ _ਹੇਠ 
ਲਿਆਉਂਦਾ। (ਪਰ ਉਸ) _ਬਾਲਕਾ ਨੇ (ਇਸ ਵਲ) ਨ ਵੇਖਿਆ ਹੈ ਅਤੇ ਨ ਹੀ ਖੇਡ ਨੂੰ 


ਵਿਸਾਰਿਆ _ਹੈ।੨੬੩। 


ਦੱਤ ਨੇ (ਉਹ) ਕੁੜੀ ਵੇਖੀ, ਮਾਨੋ ਰਾਗ _ਮਾਲਾ _ਹੋਵੇ। ਉਹ ਖੇਡ ਵਿਚ ਪੂਰੀ ਤਰ੍ਹਾਂ 

ਬੇਲ _(ਵਾਂਗ ਕੋਮਲ) ਹੋਵੇ। ੨੬੪। ਤਦ ਦੱਤ ਰਾਜ ਨੇ ਉਸ 
ਨੂ ਧਾਰਨ ਕੀਤਾ (ਅਤੇ ਕਿਹਾ ਕਿ) ਮਹਾ ਮੰਤ੍ਰ ਵਿਚ 
(ਇੰਜ) ਭਿਜ ਜਾਣਾ ਚਾਹੀਦਾ ਹੈ _(ਜਿਹੋ ਜਿਹੀ ਇਹ _ਬਾਲਕਾ _ਖੇਡ _ਵਿਚ _ਭਿਜੀ ਹੋਈ 


ਉਸ ਨੂੰ ਗੁਰੂ ਜਾਣ _ਲਿਆ। ਇਸ ਤਰ੍ਹਾਂ ਮੰਤ੍ਰ ਦ੍ਰਿੜ੍ਹ _ਕਰ _ਲਿਆ। _ਬਾਰ੍ਹਵਾਂ ਖ਼ਜ਼ਾਨਾ 
ਰੂਪ ਗੁਰੂ ਦੱਤ _ਨੇ _(ਉਸ ਨੂੰ) ਜਾਣ _ਲਿਆ।੨੬੬। 
ਰਣਝੁਣ ਛੰਦ 

ਬਾਲਕਾ _ਦੀ _ਛਬੀ_ਨੂੰ ਵੇਖਿਆ ਜੋ ਬਹੁਤ ਅਧਿਕ ਜੋਤਿ _ਵਾਲੀ _ਸੀ। _(ਉਸ ਦਾ) 
ਅਦਭੁਤ ਰੂਪ _ਸੀ, ਮਾਨੋ _ ਬੁੱਧੀ _ਦਾ ਖੂਹ _ਹੋਵੇ।੨੬੭। 

(ਉਸ ਨੂੰ) ਮੁੜ ਮੁੜ ਕੇ ਵੇਖਿਆ, ਬਹੁਤ ਤਰ੍ਹਾਂ ਨਾਲ ਜਾਣਿਆ, _ਤਨ ਮਨ ਕਰ 
ਕੇ ਜਾਣਿਆ ਅਤੇ ਗੁਣਾਂ ਦੇ _ਸਮੁੱਚ ਵਜੋਂ _ ਮੰਨਿਆ।੨੬੮। _ਉਸ ਨੂੰ ਗੁਰੂ ਬਣਾਇਆ, 


ਬਹੁਤ _ ਅਧਿਕ _ਜਸ _ ਪ੍ਰਾਪਤ _ਕੀਤਾ। _ਦੌਤ _ਅਗੇ _ਚਲ ਪਿਆ, ਮਾਨੋ _ਔਂਗ _ਦੀ _ ਮਣੀ 
ਹੌਂਵੇ।੨੬੯। 
/ਟੈਥੋਂ _ਬਾਲ੍ੂਵਾਂ ਗੁਰੂ _'ਲੜਕਾੰ ਕੁੜੀ ਖੇਡਦਾ” ਪੁਸੰਨਾ ਸ਼ਮਘਤ/ _9੨/ 


ਤਮਰ ਛੰਦ 

ਤਦ ਮਹਾਨ ਦੱਤ ਦੇਵ ਜੋ _ਅਨਾਰ੍ਹਾਂ _ਵਿਦਿਆਵਾਂ ਦਾ _ ਖ਼ਜ਼ਾਨਾ ਹੈ, _ਅਦਭੁਤ ਉੱਤਮ 
ਸ਼ਰੀਰ _ਵਾਲਾ ਹੈ, _ਪੁਭਾਤ ਵੇਲੇ ਹਰਿ _ਨਾਮ ਲੈਂਦਾ ਹੈ।੨੭0। (ਉਸ ਦੇ) ਕਲੰਕ ਰਹਿਤ 
ਉਜਲੇ _ਸ਼ਰੀਰ ਨੂੰ ਵੇਖ _ਕੇ, _ਗੰਗਾ _ਦੀਆਂ _ਲਹਿਰਾਂ _ਲਜਾ ਰਹੀਆਂ _ਹਨ। ਭੈ ਤੋਂ ਰਹਿਤ, 
(ਪੰਜ) ਭੂਤਾਂ ਤੋਂ ਬਿਨਾ _(ਦੌਤ ਦੀ) ਜੋਤਿ ਨੂੰ ਵੇਖ ਕੇ ਰਾਜੇ ਮਹਾਰਾਜੇ _ਸ਼ਰਮਿੰਦੇ ਹੁੰਦੇ 


ਹਨ।22੭੧। 


੨੩੬ 


ਸੀ _ਦਸਮ-ਗ੍ੰਥ _ਸਾਹਿਬ 


ਅਵਲੋਕਿ ਸੁਭ੍ਰਿਤ ਏਕ। ਗੁਨ ਮਧਿ ਜਾਸੁ _ਅਨੇਕ। 

ਅਧਿ ਰਾਤਿ ਠਾਢਿ ਦੁਆਰਿ। ਬਹੁ ਬਰਖ ਮੇਘ ਫੁਹਾਰ। ੨੭੨। 
ਅਧਿ ਰਾਤਿ ਦਤ ਨਿਹਾਰਿ। ਗੁਣਵੰਤ ਬਿਕਰਮ _ਅਪਾਰ। 

ਜਲ _ਮੁਸਲਧਾਰ _ਪਰੰਤ। _ਨਿਜ ਨੈਨ ਦੇਖਿ ਮਹੰਤ। ੨੭੩। 


ਇਕ ਚਿਤ ਠਾਢ ਸੁ ਐਸ। ਸੋਵਰਨ ਮੂਰਤਿ ਜੈਸ। 

ਦ੍ਰਿੜ ਦੇਖਿ ਤਾ ਕੀ ਮਤਿ। ਅਤਿ ਮਨਹਿ ਰੀਝੇ ਦਤ। ੨੭੪। 
ਨਹੀ ਸੀਤ _ਮਾਨਤ _ਘਾਮ। _ਨਹੀ ਚਿਤ _ਲ੍ਯਾਵਤ _ਛਾਮ। 

ਨਹੀ ਨੈਕੁ _ਮੋਰਤ ਅੰਗ! ਇਕ ਪਾਇ ਠਾਢ _ਅਭੰਗ। _੨੭੫। 


ਢਿਗ _ਦਤ ਤਾ ਕੇ ਜਾਇ। ਅਵਿਲੋਕਿ ਤਾਸੁ _ਬਨਾਏ। 

ਅਧਿ ਰਾਤ੍ਰਿ _ਨਿਰਜਨ ਤ੍ਰਾਸ। ਅਸਿ ਲੀਨ _ਠਾਢ _ਉਦਾਸ। _੨੭੬। 
ਬਰਖੰਤ ਮੇਘ _ਮਹਾਨ। _ਭਾਜੰਤ _ਭੂਮਿ _ਨਿਧਾਨ। 

ਜਗਿ ਜੀਵ ਸਰਬ ਸੁ _ਭਾਸ। ਉਠਿ ਭਾਜ ਤ੍ਰਾਸ ਉਦਾਸ। ੨੭੭। 


ਇਹ _ਠਾਢ _ਭੂਪਤਿ ਪਉਰ। _ਮਨ ਜਾਪ _ਜਾਪਤ _ਗਉਰ। 
ਨਹੀ ਨੈਕੁ _ਮੋਰਤ ਅੰਗ। ਇਕ _ਪਾਵ ਠਾਢ _ਅਭੰਗ। ੨੭੮। 


ਅਸਿ ਲੀਨ _ਪਾਨਿ _ਕਰਾਲ। _ਚਮਕੰਤ ਉਜਲ ਜ੍ਹਾਲ। 
ਜਨ ਕਾਹੂ ਕੋ ਨਹੀ ਮਿਤ੍। ਇਹ ਭਾਤਿ ਪਰਮ ਪਵਿਤ੍ਰ। ੨੭੯। 
ਨਹੀ ਨੈਕੁ _ਉਚਾਵਤ _ਪਾਉ। ਬਹੁ _ਭਾਤਿ _ਸਾਧਤ _ਦਾਉ। 
ਅਨਆਸ ਭੂਪਤਿ _ਭਗਤ। ਪ੍ਰਭ ਏਕ ਹੀ ਰਸ _ਪਗਤ। _੨੮0। 


ਜਲ ਪਰਤ ਮੂਸਲਧਾਰ। ਗ੍ਰਿਹ ਲੇ ਨ ਓਟਿ ਦੁਆਰ। 
ਪਸੁ _ਪਛ _ਸਰਬਿ _ਦਿਸਾਨ। ਸਭ ਦੇਸ ਦੇਸ _ਸਿਧਾਨ। ੨੮੧। 
ਇਹ ਠਾਢ ਹੈ ਇਕ ਆਸ। ਇਕ ਪਾਨ ਜਾਨ ਉਦਾਸ। 
ਅਸਿ ਲੀਨ ਪਾਨਿ ਪੁਚੰਡ। ਅਤਿ ਤੇਜਵੰਤ ਅਖੰਡ। ੨੮੨। 


ਮਨਿ ਆਨਿ ਕੋ ਨਹੀ ਭਾਵ। ਇਕ ਦੇਵ ਕੋ ਚਿਤ ਚਾਵ। 
ਇਕ ਪਾਵ ਐਸੇ ਠਾਢ। ਰਨ ਖੰਭ _ਜਾਨੁਕ ਗਾਡ। ੨੮੩। 
ਜਿਹ ਭੂਮਿ ਧਾਰਸ ਪਾਵ। ਨਹੀ ਨੈਕੁ ਫੇਰਿ _ਉਚਾਵ। 


ਨਹੀ _ਠਾਮ _ਭੀਜਸ _ਤਉਨ। _ਅਵਲੋਕ ਭਇਓ ਮੁਨਿ ਮਉਨ। ੨੮੪੧ 


ਰੁਦੂ ਅਵਤਾਰ ੨੩੭ 


(ਉਸ ਨੇ) ਇਕ ਸੇਵਕ ਨੂੰ ਵੇਖਿਆ ਜਿਸ ਵਿਚ ਅਨੇਕਾਂ _ਗੁਣ _ਸਨ। _ਅੱਧ ਰਾਤ 
ਵੇਲੇ ਦੁਆਰ _ਉਤੇ _ਖੜੋਤਾ ਸੀ, (ਉਸ ਵੇਲੇ) _ਬਦਲਾਂ ਵਿਚੋਂ ਮੀਂਹ _ਵਰ੍ਹ ਰਿਹਾ _ਸੀ।੨੭੨। 
ਅੱਧੀ ਰਾਤ ਵੇਲੇ ਦੱਤ ਨੇ _ਵੇਖਿਆ ਕਿ _ਅਪਾਰ _ਗੁਣਵਾਨ ਅਤੇ ਬਲਵਾਨ (ਸੇਵਕ _ਖੜੋਤਾ 
ਹੈ) ਅਤੇ _ਮੂਸਲਾਧਾਰ ਬਾਰਸ਼ ਪੈ ਰਹੀ _ਹੈ। _ਦੱਤ _('ਮਹੰਤ”) ਨੇ ਆਪਣੀਆਂ ਅੱਖਾਂ _ਨਾਲ 
ਵੇਖ ਲਿਆ।੨੭੩। 

ਉਹ ਇਸ ਤਰ੍ਹਾਂ ਇਕ-ਚਿਤ ਹੋਕੇ ਖੜੋਤਾ ਸੀ ਜਿਵੇਂ ਕੋਈ ਸੋਨੇ _ਦੀ ਮੂਰਤੀ ਹੋਵੇ। 
ਉਸ ਦੀ ਦ੍ਰਿੜ੍ਹ ਮਤ ਵੇਖ ਕੇ, ਦੱਤ ਮਨ _ਵਿਚ ਬਹੁਤ ਪ੍ਰਸੰਨ _ਹੋਇਆ।੨੭੪। ਠੰਡ ਅਤੇ 
ਧੁਪ ਨੂੰ ਨਹੀਂ ਮੰਨਦਾ ਹੈ ਅਤੇ ਨ ਹੀ ਛਾਂ ਵਿਚ (ਖੜੋਣ ਦਾ) ਮਨ ਵਿਚ ਧਿਆਨ 
ਲਿਆਉਂਦਾ _ਹੈ। _(ਕਰਤੱਵ _ਤੋਂ) ਬਿਲਕੁਲ _ਅੰਗ _ਨਹੀਂ__ਮੋੜਦਾ। _(ਉਹ) _ ਅਭੰਗ _ (ਸਰੂਪ 
ਵਾਲਾ) ਇਕ ਪੈਰ ਉਤੇ _ਖੜੋਤਾ _ਹੈ।੨੭੫। 

ਉਸ ਦੇ ਕੋਲ ਜਾ ਕੇ ਦੱਤ ਨੇ ਉਸ ਨੂੰ ਚੰਗੀ ਤੜ੍ਹਾਂ ਵੇਖਿਆ ਹੈ। (ਉਹ) ਨਿਰਜਨ 
ਅਤੇ _ਡਰਾਉਣੀ ਅੱਧੀ _ਰਾਤ _ ਨੂੰ ਤਲਵਾਰ _ਲੈ _ਕੇ _ਨਿਰਲਿਪਤ _ਖੜਾ _ਹੈ।੨੭੬। _ ਬਹੁਤ 
ਜ਼ਿਆਦਾ ਬਾਰਸ਼ ਹੋ ਰਹੀ ਹੈ। ਭੂਮੀ ਅਤੇ ਖੁਜ਼ਾਨੇ ਵਾਲੇ ਵੀ _ਭਿਜ ਰਹੇ ਹਨ _(ਅਰਥਾਂਤਰ - 
ਭਜ ਰਹੇ _ਹਨ)। (ਇੰਜ) _ਆਭਾਸ ਹੁੰਦਾ ਹੈ ਕਿ ਜਗਤ ਦੇ ਸਾਰੇ ਜੀਵ (ਬਾਰਸ਼ ਵਿਚ 
ਭਿਜਣ ਤੋਂ) ਡਰਦੇ ਹੋਏ ਉਠ ਕੇ ਭਜ ਗਏ ਹਨ।੨੭੭। 

(ਪਰ) _ਇਹ (ਸੇਵਕ) ਰਾਜੇ _ਦੇ ਦੁਆਰ ਉਤੇ _ਖੜੋਤਾ ਹੈ ਅਤੇ ਮਨ _ਵਿਚ ਗੌਰ 
(ਧਿਆਨ) _ਨਾਲ _ਜਾਪ _ਜਪਦਾ _ਹੈ। _(ਉਹ ਕਰਤੱਵ ਪਾਲਣ ਤੋਂ) ਜ਼ਰਾ _ਵੀ ਅੰਗ ਨਹੀਂ 
ਮੋੜਦਾ। _(ਉਹ) _ਅਭੰਗ _(ਸਰੂਪ _ਵਾਲਾ) _ਇਕ _ਪੈਰ _ਉਤੇ _ਖੜੋਤਾ _ਹੈ।੨੭੮। 

ਹੌਥ _ਵਿਚ ਭਿਆਨਕ _ ਤਲਵਾਰ _ਲਈ _ਹੋਈ _ਹੈ। (ਉਹ ਤਲਵਾਰ) _ ਅਗਨੀ _ਵਾਂਗ 
ਉਜਲੇ ਰੂਪ ਨਾਲ _ਚਮਕ _ਰਹੀ ਸੀ, ਮਾਨੋ _ਉਹ ਕਿਸੇ ਦਾ ਵੀ ਮਿਤਰ ਨ ਹੋਵੇ। ਇਸ 
ਤਰ੍ਹਾਂ (ਉਹ) ਪਰਮ _ਪਵਿਤ੍ਰ _ਹੈ।੨੭੯। (ਉਹ) ਜ਼ਰਾ ਜਿੰਨਾ ਵੀ ਪੈਰ ਨਹੀਂ _ਚੁਕਦਾ। ਬਹੁਤ 
ਢੰਗਾਂ ਨਾਲ _ਕਰਤੱਵ ਨਿਭਾ ਰਿਹਾ ਹੈ। ਬਿਨਾ ਕਿਸੇ ਆਸ ਦੇ ਰਾਜੇ ਦਾ ਭਗਤ _ਸੀ। ਉਹ 
ਸੁਆਮੀ _('ਪੁਭ”) ਦੇ ਪ੍ਰੇਮ _ਵਿਚ _ਹੀ ਮਗਨ _ਹੈ।੨੮0। 


ਮੂਸਲਾਧਾਰ ਬਾਰਸ਼ ਹੋ ਰਹੀ ਹੈ, (ਪਰ ਫਿਰ ਵੀ ਉਹ) ਘਰ ਦੇ ਦਰਵਾਜ਼ੇ ਦੀ ਓਟ 
ਨਹੀਂ ਲੈੱਦਾ। _ਸਾਰੀਆਂ ਦਿਸ਼ਾਵਾਂ _ਦੇ _ਪਸ਼ੂ _ਅਤੇ _ਪੰਛੀ _ਆਪਣੇ _ ਆਪਣੇ _ਦੇਸਾਂ _(ਭਾਵ 
ਨਿਕਾਣਿਆਂ) ਨੂੰ ਚਲੇ ਗਏ _ਹਨ। _੨੮੧। ਇਹ ਇਕ ਆਸ ਉਤੇ ਖੜੋਤਾ ਹੈ। ਇਕ ਪੈਰ 
(ਉਤੇ) ਵਿਰਕਤ (ਭਾਵ ਨਾਲ _ਖੜੋਤਾ ਹੈ)। (ਉਸ ਨੇ) ਹੱਥ _ਵਿਚ ਤਲਵਾਰ ਲਈ ਹੋਈ 
ਹੈ (ਜੋ) ਬਹੁਤ ਸ਼ਕਤੀਸ਼ਾਲੀ _ਅਤੇ _ਨ _ਟੁਟਣ ਵਾਲੀ _ਹੈ।੨੮੨। 

ਮਨ ਕਿਸੇ ਹੋਰ ਦਾ ਭਾਵ ਨਹੀਂ ਹੈ, ਬਸ ਇਕ ਦੇਵ (ਸੁਆਮੀ) ਦਾ ਹੀ ਚਿਤ 

ਚਾਉ ਹੈ। ਇਕ ਪੈਰ ਉਤੇ ਇਸ ਤਰ੍ਹਾਂ _ਖੜੋਤਾ ਹੈ, _ਮਾਨੋ _ਰਣ-ਭੂਮੀ _ਵਿਚ _ਖੰਭਾ 


ਤੋਂ) ਫਿਰ ਜ਼ਰਾ ਜਿੰਨਾ ਵੀ ਚੁਕਿਆ ਨਹੀਂ _ਹੈ। ਉਹ ਸਥਾਨ ਭਿਜ ਨਹੀਂ ਰਿਹਾ ਸੀ। (ਉਸ 
ਵੇਖ ਕੇ ਮੁਨੀ ਚੁਪ ਹੋ _ਗਿਆ।੨੮੪। 


ਦ੩੮ 


ਸੀ _ਦਸਮ-ਗ੍ਰੰਥ _ਸਾਹਿਬ 


ਅਵਲੋਕਿ ਤਾਸੁ _ਮੁਨੇਸ। ਅਕਲੰਕ _ਭਾਗਵਿ _ਭੇਸ। 
ਗੁਰੂ ਜਾਨਿ _ਪਰੀਆ _ਪਾਇ। ਤਾਜ ਲਾਜ ਸਾਜ ਸਚਾਇ। ੨੮੫। 
ਤਿਹ ਜਾਨ ਕੈ _ਗੁਰਦੇਵ। ਅਕਲੰਕ _ਦਤ _ਅਭੇਵ। 
ਚਿਤ ਤਾਸ ਕੇ ਰਸ ਭੀਨ। ਗੁਰੁ ਤੁਉਦਸਮੋ ਤਿਹ _ਕੀਨ। ੨੮੬। 


/ਇਤ ਤੁਝੰਦਲਨ ਗਰ _,ਤ ਖਤੰ/ _5=/ 


ਅਥ _ਚਤੁਰਦਸਮੋ ਗੁਰ ਨਾਮ 
ਰਸ਼ਾਫਲ ਛੱਟਾ 

ਚਲ੍ਯੋ _ਦਤ _ਰਾਜੈ। _ਲਖੇ _ਪਾਪ _ਭਾਜੈ। 

ਜਿਨੈ ਨੈਕੁ ਪੇਖਾ। ਗੁਰੂ ਤੁਲਿ ਲੇਖਾ। ੨੮੭। 

ਮਹਾ ਜੋਤਿ ਰਾਜੈ। _ਲਖੈ ਪਾਪ ਭਾਜੈ। 

ਮਹਾ ਤੇਜ ਸੋਹੈ। ਸਿਵਊ ਤੁਲਿ ਕੋ ਹੈ। ੨੮੮। 


ਜਿਨੈ ਨੈਕ _ਪੇਖਾ। ਮਨੋ ਮੈਨ ਦੇਖਾ। 

ਸਹੀ _ਬੂਹਮ ਜਾਨਾ। ਨ ਦੈ ਭਾਵ ਆਨਾ। ੨੮੯। 
ਰਿਝੀ ਸਰਬ _ਨਾਰੀ। ਮਹਾ ਤੇਜ _ਧਾਰੀ। 

ਨ ਹਾਰੇ _ਸੈਭਾਰੈ। ਨ ਚੀਰਊ ਚਿਤਾਰੈ। ੨੯0। 


ਚਲੀ ਧਾਇ _ਐਸੇ। ਨਦੀ ਨਾਵ ਜੈਸੇ। 

ਜੁਵਾ ਬ੍ਰਿਧ ਬਾਲੈ। ਰਹੀ ਕੌ ਨ ਆਲੈ। ੨੯੧। 

ਲਹੀ ਏਕ ਨਾਰੀ ਸੁ _ਧਰਮਾਧਿਕਾਰੀ। 

ਕਿਧੌ ਪਾਰਬਤੀ ਛੈ। ਮਨੋ ਬਾਸਵੀ ਹੈ। ੨੯੨। 
ਡੀ _ ਭਗਵਤੀ ਛੰਦ 

ਰਾਜਾ ਸ੍ਰੀ ਛੈ। ਕਿ ਬਿਦੁਲਤਾ ਛੈ। 

ਹਈਮਾਦੂਜਾ ਹੈ। ਕਿ ਪਰਮੰ_ਪੂਭਾ ਹੈ। ੨੯੩। 

ਰਾਮ ਤ੍ਰੀਆ ਹੈ। ਕਿ ਰਾਜੈ ਪੂ੍ਭਾ ਹੈ। 

ਰਾਜੇਸੂਰੀ ਛੈ। _ਕਿ ਰਾਮਾਨੁਜਾ ਛੈ। ੨੯੪। 

ਕਾਲਿੰਦੂ ਕਾ ਛੈ। ਕਿ ਕਾਮੇ ਪ੍ਰਭਾ ਛੈ। 

ਦੇਵਾਨੁਜਾ ਹੈ। ਕਿ _ਦਈਤੇਸੁਰਾ ਹੈ। ੨੯੫। 

ਸਾਵਿਤ੍ਰਕਾ ਛੈ। _ਕਿ ਗਾਇਤ੍ਰੀ ਆਛੈ। 

ਦੇਵੇਸੂਰੀ ਹੈ। ਕਿ ਰਾਜੇਸੂਰੀ ਛੈ। ੨੯੬। 

ਮੰਤ੍ਰਾਵਲੀ ਹੈ। ਕਿ ਤੰਤ੍ਰਾਲਕਾ ਛੈ। 

ਹਈਮਾਦੂਜਾ ਛੈ। ਕਿ ਹੈਸੇਸੁਰੀ ਹੈ। ੨੯੭। 

ਜਾਜੁਲਿਕਾ ਛੈ। _ਸੁਵਰਨ ਆਦਿਜਾਛੈ। 

ਕਿ ਸੁਧੈ ਸਚੀ ਹੈ। ਕਿ ਬੂਹਮਾ ਰਚੀ ਹੈ। ੨੯੮। 


ਸ਼ ਗੰ ਜ਼ ਜ਼ ਗੰ ਜ਼ ਗੰ ਜ਼ ਗੰ ਜ਼ ਗਾ 


ਸੇਵਕ ਨੂੰ) ਗੁਰੂ ਜਾਣ ਕੇ ਉਸ ਦੇ ਪੈ ਗਿਆ ਅਤੇ ਚਾਉ ਨਾਲ ਲਾਜ _ਅਤੇ ਸਾਜ 
ਸਭ ਨੂੰ ਛਡ _ਦਿੱਤਾ।੨੮੫। ਉਸ ਨੂੰ ਗੁਰੂਦੇਵ ਜਾਣ ਕੇ _ਕਲੰਕ ਰਹਿਤ ਅਤੇ _ਅਭੇਵ _ਦੌਤ 
ਦਾ ਚਿੱਤ ਉਸ ਦੇ ਰਸ ਵਿਚ ਭਿਜ ਗਿਆ ਅਤੇ ਉਸ ਨੂੰ ਤੇਰ੍ਹਵਾਂ ਗੁਰੂ ਧਾਰਨ 
ਕੀਤਾ।੨੮੬। 


/ਏਥੋਂ_ ਤੌਰੂਵਾਂ ਗੁਰੂ _ਸੋਵਕਾ” ਦਾ ਪੂਸੰਨਾ ਸ਼ਮਤ/ _੧੩/ 
ਹੁਣ ਚੌਦਵੇਂ ਗੁਰੂ ਦੇ ਨਾਮ ਦਾ ਕਥਨ 
ਰਸ਼ਾਫਲ ਛੰਟ 

ਦੱਤ ਰਾਜਾ ਅਗੇ ਨੂੰ ਚਲਿਆ (ਜਿਸ ਨੂੰ) ਵੇਖ ਕੇ ਭਜੀ 
ਨੇ ਜ਼ਰਾ ਜਿੰਨਾ ਵੀ (ਉਸ ਨੂੰ) ਵੇਖ ਲਿਆ, ਉਸ ਨੇ ਨੂੰ) ਗੁਰੂ 
ਜਾਣਿਆ।੨੮੭। (ਉਸ ਦੇ) ਮੁਖ ਉਤੇ ਮਹਾਨ ਜੋਤਿ ਬਿਰਾਜ ਰਹੀ ਸੀ (ਜਿਸ 
ਕੇ ਪਾਪ ਭਜ ਰਹੇ _ਸਨ। (ਉਸ ਦੇ ਮੂੰਹ ਉਤੇ) ਮਹਾਨ ਤੇਜ ਸ਼ੋਭ ਰਿਹਾ ਸੀ 
ਸਮਾਨ _ਸ਼ਿਵ ਵੀ ਕੌਣ ਹੈ।੨੮੮। 

ਜਿਸ _ਨੇ ਥੋੜਾ _ਜਿੰਨਾ ਵੀ ਵੇਖਿਆ, (ਉਸ ਨੇ) ਮਾਨੋ _ਕਾਮਦੇਵ ਨੂੰ ਹੀ ਵੇਖਿਆ 
ਹੋਵੇ। ਉਸ ਨੂੰ ਸਹੀ ਰੂਪ ਵਿਚ ਬ੍ਰਹਮ ਜਾਣਿਆ ਹੈ ਅਤੇ ਮਨ ਵਿਚ ਦ੍ਰੈਤ ਭਾਵ ਨਹੀਂ 
ਲਿਆਉਂਦਾ _ਹੈ।੨੮੯। ਸਾਰੀਆ ਇਸਤਰੀਆਂ _(ਉਸ _ਉਤੇ) ਰੀਝ ਰਹੀਆਂ _ਹਨ ਜੋ ਮਹਾਨ 
ਤੇਜ ਧਾਰਨ ਕਰਦੀਆਂ _ਹਨ। _ਉਹ _ਨ ਹਾਰਾਂ ਨੂੰ ਸੰਭਾਲਦੀਆਂ _ਹਨ ਅਤੇ _ਨ_ਬਸਤ੍ਰਾਂ 
ਦੀ ਸੋਚ ਕਰਦੀਆਂ _ਹਨ।੨੯0। 

(ਦੌਤ ਦੇ ਦਰਸ਼ਨ ਲਈ) _ਉਹ _ਇਸ ਤਰ੍ਹਾਂ ਭਜ ਕੇ ਚਲੀਆਂ _ਹਨ ਜਿਵੇਂ ਨਦੀ 
ਵਿਚ ਬੇੜੀ ਜਾਂਦੀ ਹੈ। ਜਵਾਨ, _ਬਿਰਧ _ਅਤੇ _ਬਾਲਿਕਾਵਾਂ (ਇਨ੍ਹਾਂ ਵਿਚੋਂ) ਕੋਈ ਵੀ ਘਰ 
(ਆਲੈ”) ਨਹੀਂ _ਰਹੀ _ਹੈ।੨੯੧। (ਪਰ) ਇਕ ਇਸਤਰੀ ਵੇਖੀ ਜੋ (ਸੋਚੇ) ਧਰਮ _ਦੀ 
ਅਧਿਕਾਰੀ _ਹੈ। _(ਉਹ) ਜਾਂ ਤਾਂ ਪਾਰਬਤੀ ਸੀ, _(ਜਾਂ) ਮਾਨੋ _ਇੰਦਰਾਣੀ ਹੋਵੇ।੨੯੨। 


ਸੋ 


ਉਹ _ਰਾਜ _ਲੌਂਛਮੀ ਹੈ, ਜਾਂ _ਬਿਦੁਲਤਾ (ਦੇਵੀ) ਹੈ, ਜਾਂ _ਹਿਮਾਲੇ (ਪਰਬਤ) _ਦੀ 
ਪੁੱਤਰੀ (ਪਾਰਬਤੀ) ਹੈ, ਜਾਂ _ਪਰਮ _ਪੁਭਾ _ਹੈ।੨੯੩। ਜਾਂ ਰਾਮ ਦੀ ਇਸਤਰੀ (ਸੀਤਾ) ਹੈ, 
ਜਾਂ ਰਾਜ ਦੀ ਪੁਭੁਤਾ ਹੈ, ਜਾਂ _ਰਾਜੇਸ਼ਵਰੀ ਹੈ, ਜਾਂ _ਬਲਰਾਮ _ਦੀ ਭੈਣ ('ਰਾਮਾਨੁਜਾ”) (ਭਾਵ 
ਸੁਭਦਾ) ਹੈ।੨੯੪। 
ਜਾਂ ਜਮਨਾ ਨਦੀ _('ਕਾਲਿੰਦੁਕਾ) ਹੈ, ਜਾਂ ਕਾਮ ਦੀ ਪੁਭਾ ਹੈ, ਜਾਂ ਦੇਵਤਿਆਂ ਦੀ 
ਭੈਣ (ਅਪੱਛਰਾ) ਹੈ, ਜਾਂ _ਦੈੱਤਾਂ (ਦੇ ਗੁਰੂ ਦੀ) ਇਸਤਰੀ (ਅਥਵਾ ਰਾਣੀ) ਹੈ।੨੯੫। 
ਜਾਂ ਸਾਵਿਤ੍ਰੀ ਹੈ, ਜਾਂ _ਗਾਇਤ੍ਹੀ ਹੈ, ਜਾਂ ਦੇਵਤਿਆਂ ਦੀ _ਸੁਆਮਨੀ ਹੈ, ਜਾਂ _ਰਾਮੇਸ਼ਵਰੀ 
ਹੰ।੨੯੬। 
ਜਾਂ ਮੰਤ੍ਰਾਂ ਦੀ _ਲੜੀ ਹੈ, ਜਾਂ ਤੰਤ੍ਰਾਂ ਦੀ ਮਾਲਾ ਹੈ, 
ਜਾਂ ਸਰਸਵਤੀ ਹੈ।੨੯੭। ਜਾਂ ਬਿਜਲੀ ਦੀ ਚਮਕ ਹੈ, 
ਜਾਂ 


ਜਾਂ 
ਹੈ, ਜਾਂ ਸਹੀ ਰੂਪ ਵਿਚ 'ਸ਼ਚੀ` (ਇੰਦਰਾਣੀ) ਹੈ, ਬੁਹਮਾ ਦੀ ਬਣਾਈ ਹੋਈ ਹੈ।੨੯੮। 


ਸੀ _ਦਸਮ-ਗ੍ਰੰਥ _ਸਾਹਿਬ 


ਕਿ ਪਰਮੇਸੁਰਜਾ ਹੈ। ਕਿ ਪਰਮੰ_ਪੂਭਾ ਹੈ। 
ਕਿ ਪਾਵਿਤ੍ਰਤਾ ਛੈ। ਕਿ ਸਾਵਿਤ੍ਰਕਾ ਛੈ। ੨੯੯। 
ਕਿ ਚੰਚਾਲਕਾ ਛੈ। ਕਿ _ਕਾਮਹਿ ਕਲਾ ਛੈ। 
ਕਿ ਕ੍ਰਿਤਯੈ ਧੁਜਾ ਛੈ। ਕਿ ਰਾਜੇਸੂਰੀ ਹੈ। ੩00। 


ਕਿ ਰਾਜਹਿ ਸਿਰੀ ਹੈ। ਕਿ ਰਾਮੰਕਲੀ ਹੈ। 
ਕਿ ਗਉਰੀ ਮਹਾ ਹੈ। ਕਿ ਟੋਡੀ ਪੂ੍ਭਾ ਹੈ। ੩(੧। 
ਭੂਪਾਲਕਾ ਛੈ। _ਕਿ _ਟੋਡੀਜ ਆਛੈ। 
ਬਾਸੰਤ _ਬਾਲਾ। _ਕਿ _ਰਾਗਾਨ _ਮਾਲਾ। _੩0੨। 


ਮੇਘੰ ਮਲਾਰੀ। ਕਿ _ਗਉਰੀ _ਧਮਾਰੀ। 

ਹਿੰਡੋਲ ਪੁਤ੍ਰੀ। ਕਿ ਆਕਾਸ _ਉਤਰੀ। _੩0੩। 
ਸਉਊਹਾਗ ਵੰਤੀ। ਕਿ ਪਾਰੰਗ ਗੰਤੀ। 

ਖਟ ਸਾਸਤ _ਬਕਤਾ। _ਕਿ ਨਿਜ ਨਾਹ _ਭਗਤਾ। ੩0੪। 
ਰੰਭਾ ਸਚੀ ਹੈ। ਕਿ ਬੁਹਮਾ ਰਚੀ ਹੈ। 
ਗੰਧੂਬਣੀ ਛੈ। ਕਿ ਬਿਦਿਆਧਰੀ ਛੈ। _੩0੫। 
ਰੰਭਾ ਉਰਬਸੀ ਛੈ। ਕਿ ਸੁਧੰ ਸਚੀ ਛੈ। 

ਹੰਸ ਏਸ੍ਹਰੀ ਹੈ। ਕਿ ਹਿੰਡੋਲਕਾ ਛੈ। ੩0੬। 
ਗੰਧੂਬਣੀ ਹੈ। ਕਿ ਬਿਦਿਆਧਰੀ ਹੈ। 

ਰਾਜਹਿ ਸਿਰੀ ਛੈ। ਕਿ ਰਾਜਹਿ_ਪੂਭਾ ਛੈ। ੩0੭। 
ਰਾਜਾਨਜਾ ਹੈ। ਕਿ ਰੁਦੂੰ ਪਿਆ ਹੈ। 

ਸੰਭਾਲਕ ਛੈ। ਕਿ ਸੁਧ ਪ੍ਰਭਾ ਛੈ। ੩0੮। 
ਅੰਬਾਲਿਕਾ ਛੈ। ਕਿ _ਆਕਰਖਣੀ ਛੈ। 

ਚੰਚਾਲਕ ਛੈ। ਕਿ ਚਿਤ੍ਰ ਪ੍ਰਭਾ ਹੈ। ੩0੯। 
ਕਾਲਿੰਦੂਕਾ ਛੈ। _ਕਿ _ਸਾਰਸ੍ਹਤੀ ਹੈ। 

ਕਿਧੌ ਦੁਆਰਕਾ ਛੈ। _੩੧0। 


ਕਿ ਕਾਲਿੰਦੂਜਾ ਛੈ। ਕਿ ਕਾਮੇ ਪੂ੍ਭਾ ਛੈ। 

ਕਿ ਕਾਮਏਸਵਰੀ ਹੈ। ਕਿ ਇੰਦ੍ਰਾਨੁਜਾ ਹੈ। _੩੧੧। 
ਕਿ ਭੈ ਖੰਡਣੀ ਛੈ। ਕਿ ਖੰਭਾਵਤੀ ਹੈ। 

ਕਿ ਬਾਸੰਤ ਨਾਰੀ। ਕਿ _ਧਰਮਾਧਿਕਾਰੀ। _੩੧੨। 
ਕਿ ਪਰਮਹ ਪੁਭਾ ਛੈ। ਕਿ ਪਾਵਿਤੁਤਾ ਛੈ। 

ਕਿ ਆਲੋਕਣੀ ਹੈ। ਕਿ ਆਭਾ ਪਰੀ _ਹੈ। ੩੧੩। 
ਕਿ ਚੰਦ੍ਹਾ ਮੁਖੀ ਛੈ। ਕਿ ਸੂਰੈ ਪ੍ਰਭਾ ਛੈ। 

ਕਿ ਪਾਵਿਤ੍ਰਤਾ ਹੈ। ਕਿ ਪਰਮੰ _ਪੂਭਾ ਹੈ। ੩੧੪। 


ਸ਼ ਗ਼ੰ ਗੰ ਜ਼ ਗੰ ਜੰ ਗੰ ਜ਼ ਜ਼ ਜ਼ ਗੰ ਜ਼ % ਜ਼ ਗੰ ਜ਼ ਕਾ 


ਕਹ 
ਭੂ 


ਰੁਦੂ ਅਵਤਾਰ ੨੪੧ 


ਜਾਂ ਪਰਮ _ਐਸ਼ਵਰਜਾ (“ਭਵਾਨੀ”) ਹੈ, ਜਾਂ ਪਰਮ ਪੂਭਾ ਹੈ, ਜਾਂ _ਪਵਿਤ੍ਰਤਾ ਹੈ, ਜਾਂ 
ਸਾਵਿਤ੍ਰੀ _(ਅਥਵਾ _ ਸੂਰਜ _ਦੀ ਕਿਰਨ) _ਹੈ।੨੯੯। 

ਜਾਂ ਬਿਜਲੀ (ਨੇ ਦੇਹ ਧਾਰੀ ਹੋਈ ਹੈ), ਜਾਂ ਕਾਮ ਦੀ ਕਲਾ ਹੈ, ਜਾਂ ਕੀਰਤੀ ਦੀ 
ਧੁਜਾ _ਹੈ _ਜਾਂ _ਰਾਜੇਸ਼ਰੀ _ਹੈ।੩00। 

ਜਾਂ ਰਾਜਿਆਂ ਦੀ ਸ਼ੋਭਾ ਹੈ, ਜਾਂ ਰਾਮਕਲੀ (ਰਾਗਨੀ) ਹੈ, ਜਾਂ ਮਹਾ _ਗੌੜੀ _(ਰਾਗਨੀ) 
ਹੈ, ਜਾਂ ਟੋਡੀ _(ਰਾਗਨੀ) _ਦੀ _ਪੁਭਾ _ਹੈ।੩0੧। 

ਜਾਂ _ਭੂਪਾਲੀ _(ਰਾਗਨੀ) _ਹੈ, ਜਾਂ ਟੋਡੀ _(ਰਾਗਨੀ) ਹੈ, ਜਾਂ ਬਸੰਤ _(ਰਾਗ _ਦੀ) 
ਇਸਤਰੀ _ਹੈ, ਜਾਂ ਰਾਗਮਾਲਾ _ਹੈ।੩0੨। 

ਜਾਂ ਮੇਘ ਅਤੇ ਮਲਾਰ _(ਰਾਗਨੀ) ਹੈ, ਜਾਂ _ਗੌੜੀ ਅਤੇ _ਧਮਾਰੀ ਹੈ, ਜਾਂ _ਹਿੰਡੋਲ 
(ਰਾਗ ਦੀ) ਪੁੱਤਰੀ ਹੈ, ਜਾਂ ਆਕਾਸ਼ ਤੋਂ ਉਤਰੀ ਹੋਈ (ਪਰੀ) ਹੈ।੩0੩। ਉਹ _ਸੁਹਾਗਵੰਤੀ 
ਹੈ, ਜਾਂ ਪਾਰ _ਦੀ ਜਾਣਨ ਵਾਲੀ ਹੈ, ਜਾਂ ਛੇ ਸ਼ਾਸਤਰਾਂ ਦਾ _ਕਥਨ _ਕਰਨ ਵਾਲੀ ਹੈ, ਜਾਂ 
ਆਪਣੇ _ਪਤੀ ਦੀ _ ਭਗਤੀ _ ਕਰਨ _ਵਾਲੀ _ਹੈ।੩0੪। 

ਜਾਂ ਰੰਭਾ ਹੈ, ਜਾਂ ਸਚੀ ਹੈ, ਜਾਂ ਬੁਹਮਾ ਦੀ ਰਚੀ ਹੋਈ ਹੈ, ਜਾਂ ਗੰਧਰਬ ਇਸਤਰੀ 
ਹੈ, ਜਾਂ _ਵਿਦਿਆਧਰ _ (ਦੇਵਤਿਆਂ ਵਿਚੋਂ ਕਿਸੇ _ਦੀ) _ਧੀ/ਭੈਣ ਜਾਂ ਇਸਤਰੀ _ਹੈ।੩0੫। 
ਜਾਂ _ਰੰਭਾ ਜਾਂ ਉਰਬਸੀ ਹੈ, ਜਾਂ ਸਹੀ ਸਚੀ ਹੈ, ਜਾਂ ਹੰਸ ਦੀ ਸੁਆਮਨੀ (ਭਾਵ ਸਰਸਵਤੀ) 
ਹੈ, ਜਾਂ _ਹਿੰਡੋਲ _ਰਾਗ _ਦੀ _ਰਾਗਨੀ _ਹੈ।੩(0੬। 

ਜਾਂ _ਗੰਧਰਬ ਇਸਤਰੀ ਹੈ, ਜਾਂ _ਵਿਦਿਆਧਰੀ (ਦੇਵਤਿਆਂ ਵਿਚੋਂ ਕਿਸੇ ਦੀ) ਧੀ, 
ਭੈਣ ਜਾਂ ਇਸਤਰੀ ਹੈ, ਜਾ _ਰਾਜੇਸ਼ਵਰੀ (ਲੱਛਮੀ) ਹੈ, ਜਾਂ _ਪੁਭਾ _ਹੀ ਬਿਰਾਜਮਾਨ _ਹੈ।੩(੭। 
ਜਾਂ _ਰਾਜ-ਪੁੰਤਰੀ ਹੈ, ਜਾਂ ਸ਼ਿਵ ਦੀ ਪਿਆਰੀ ਹੈ, ਜਾਂ _ਵਿਕੂਤੀ ਵਾਲੀ ('ਸੰਭਲਕਾ”) ਹੈ, ਜਾਂ 
ਨਿਰੋਲ _ਪੂਭਾ _ਹੈ।੩0੮। 

ਜਾਂ _ਅੰਬਾਲਿਕਾ ਹੈ, ਜਾਂ ਆਕਰਸ਼ਣ _ਕਰਨ _ਵਾਲੀ ਸ਼ਕਤੀ ਹੈ, ਜਾਂ _ਚੰਚਲਤਾ _ਦੀ 
ਸ਼ਕਤੀ ਹੈ, ਜਾਂ _ਪੂਭਾ _ਦੀ ਮੂਰਤੀ _ਹੈ।੩0੯। 

ਜਾਂ ਜਮਨਾ _(ਕਾਲਿੰਦੂਕਾ) ਨਦੀ ਹੈ, ਜਾਂ ਸਰਸਵਤੀ ਹੈ, ਜਾਂ ਜਾਨ੍ਹਵੀ _(ਗੰਗਾ) ਨਦੀ 
ਹੈ, ਜਾਂ ਦੁਆਰਕਾ (ਪੁਰੀ) _ਹੈ।੩੧/0। 

ਜਾਂ ਜਮਨਾ ਦੀ ਪੁੱਤਰੀ ਹੈ, ਜਾਂ ਕਾਮ ਦੀ _ ਸੁੰਦਰਤਾ ਹੈ, ਜਾਂ ਕਾਮ ਦੀ ਰਾਣੀ (ਰਤੀ) 
ਹੈ, ਜਾਂ ਇੰਦ੍ਹਾ (ਲੱਛਮੀ _ਦੀ ਭੈਣ) ਹੈ।੩੧੧। ਜਾਂ ਡਰ ਨੂੰ ਨਸ਼ਟ ਕਰਨ ਵਾਲੀ ਹੈ, ਜਾਂ 
ਖੰਭਾਵਤੀ _ਹੈ, ਜਾਂ ਬਸੰਤ _ਰੂਪ ਇਸਤਰੀ ਹੈ, ਜਾਂ ਧਰਮ _ਦੀ _ ਅਧਿਕਾਰੀ ਇਸਤਰੀ 
ਹੰ।੩੧੨। 

ਜਾਂ ਬਹੁਤ _ਵੱਡੀ ਪ੍ਰਭਾ ਹੈ, ਜਾਂ _ਪਵਿਤ੍ਤਾ ਹੈ, ਜਾਂ _ਆਲੋਕਿਤ _(ਪੁਕਾਸ਼ਿਤ) ਕਰਨ 
ਵਾਲੀ ਹੈ, ਜਾਂ _ਆਭਾਯੂਕਤ ਪੁਰੀ _ਹੈ।੩੧੩। 

ਜਾਂ ਚੰਦ੍ਰਮੁਖੀ ਹੈ, ਜਾਂ ਸੂਰਜ _ਦੀ ਪ੍ਰਭਾ ਵਾਲੀ ਹੈ, ਜਾਂ _ਪਵਿਤ੍ੂਤਾ ਹੈ, ਜਾਂ ਬਹੁਤ 
ਚਮਕ _ ਦਮਕ _ ਵਾਲੀ _ਹੈ।੩੧੪। 


ਸੀ _ਦਸਮ-ਗ੍ਰੰਥ ਸਾਹਿਬ 


ਕਿ ਸਰਪੰ ਲਟੀ ਹੈ। ਕਿ ਦੁਖੰ ਕਟੀ ਹੈ। 

ਕਿ ਚੈਚਾਲਕਾ ਛੈ। ਕਿ ਚੋਦੁੰ ਪ੍ਰਭਾ ਛੈ। ੩੧੫। 
ਕਿ ਬੁਧੈ ਧਰੀ ਹੈ। ਕਿ ਕ੍ਰਧੈ ਹਰੀ ਹੈ। 
ਛਤ੍ਰਾਲਕਾ ਛੈ। ਕਿ _ਬਿਜੈ _ਛਟਾ_ਹੈ। ੩੧੬। 
ਛਤ੍ਰਾਣਵੀ ਹੈ। _ਕਿ ਛਤ੍ਰੰਧਰੀ ਹੈ। 

ਛਤ੍ਹੇ ਪੂਭਾ ਹੈ। ਕਿ ਛਤ੍ਰੋ ਛਟਾ ਹੈ। ੩੧੭। 
ਬਾਨੰ_ਦ੍ਰਿਗੀ ਹੈ। ਨੇਤੂੰ ਮ੍ਰਿਗੀ ਹੈ। 

ਕਉਲਾ ਪੂਭਾ ਹੈ। _ਨਿਸੇਸਾਨਨੀ ਛੈ। _੩੧੮। 
ਗੰਧੂਬਣੀ ਹੈ। ਕਿ _ਬਿਦਿਆਧਰੀ ਛੈ। 

ਬਾਸੰਤ ਨਾਰੀ। _ਕਿ ਭੂਤੇਸ ਪਿਆਰੀ। _੩੧੯। 
ਜਾਦ੍ਰੇਸ _ਨਾਰੀ। _ਕਿ _ਪੰਚਾਲ _ਬਾਰੀ। 
ਹਿੰਡੋਲਕਾ ਛੈ। ਕਿ ਰਾਜਹ ਸਿਰੀ ਹੈ। ੩੨॥0। 
ਸੋਵਰਣ ਪੁਤ੍ਰੀ। ਕਿ ਆਕਾਸ ਉਤ੍ਹੀ। 

ਸੂਰਣੀ ਪ੍ਰਿਤਾ ਹੈ। ਕਿ ਸੁਵੂਣੈ ਪ੍ਰਭਾ ਹੈ। ੩੨੧। 
ਪਦਮੰ ਦ੍ਰਿਗੀ ਹੈ। ਕਿ ਪਰਮੰ ਪ੍ਰ੍ਭੀ ਹੈ। 

ਕਿ ਬੀਰਾਬਰਾ ਹੈ। ਕਿ ਸਸਿ ਕੀ ਸੁਭਾ ਹੈ। ੩੨੨। 
ਕਿ ਨਾਗੇਸਜਾ ਹੈ। _ਨਾਗਨ ਪੂਭਾ ਹੈ। 

ਕਿ ਨਲਨੰ ਦ੍ਰਿਗੀ ਹੈ। ਕਿ ਮਲਿਨੀ ਮਿਰਗੀ ਹੈ। ੩੨੩। 
ਕਿ ਅਮਿਤ ਪ੍ਰਭਾ ਹੈ। ਕਿ ਅਮਿਤੋਤਮਾ ਹੈ। 

ਕਿ ਅਕਲੰਕ ਰੂਪੰ। ਕਿ ਸਭ ਜਗਤ ਭੂਪੰ। ੩੨੪ 


ਸ਼ ਗ਼ੰ ਗੰ ਜ਼ ਜ਼ ਗੰ ਗੰ ਜ਼ ਗ਼ੰ ਗੰ ਗੰ ਜ਼ 


ਆਹਣਾੀ ਛੱਤ 
ਜੁਬਣਮਯ ਮੰਤੀ ਸੁ _ਬਾਲੀ। ਮੁਖ ਨੂਰੈ ਪੂਰੈ _ਉਜਾਲੀ। 
ਮ੍ਰਿਗ ਨੈਣੀ ਬੈਣੀ _ਕੋਕਿਲਾ। ਸਸਿ _ਆਭਾ ਸੋਭਾ _ਚੰਚਲਾ। _੩੨੫। 


ਘਣਿ ਮੰਝੈ ਜੈ ਹੈ ਚੰਚਾਲੀ। ਮਿਰਿਦੁਹਾਸਾ ਨਾਸਾ _ਖੰਕਾਲੀ। 
ਚਖੁ _ਚਾਰੈ _ਹਾਰੈ _ਕੈਠਾਯੋ। ਮ੍ਰਿਗ ਨੈਣੀ ਬੇਣੀ ਮਡਾਯੰ। ੩੨੬। 


ਗਜ _ਗਾਮੌ _ਬਾਮੰ ਸੁ _ਗੈਣੀ। ਮ੍ਰਿਦਹਾਸੈ ਬਾਸੈ ਬਿਧ ਬੈਣੀ। 
ਚਖੁ _ਚਾਰੈ ਹਾਰੇ ਨਿਰਮਲਾ। _ਲਖਿ ਆਭਾ _ਲਜੀ _ਚੰਚਲਾ। ੩੨੭। 


ਦ੍ਰਿੜ ਧਰਮਾ ਕਰਮਾ _ਸੁਕਰਮੰ। ਦੁਖ ਹਰਤਾ _ਸਰਤਾ ਜਾਣੂ _ਧਰਮੰ। 
ਮੁਖ ਨੂਰੈ ਭੂਰੈ ਸੁ _ਬਾਸਾ। ਚਖੁ ਚਾਰੀ ਬਾਰੀ ਅੰਨਾਸਾ। ੩੨੮। 


ਰੁਦ੍ਰ ਅਵਤਾਰ ੨੪ ਤੇ 


ਜਾਂ _ਨਾਗਨ _ ਵਰਗੀਆਂ _ ਜ਼ੁਲਫ਼ਾਂ ਵਾਲੀ ਹੈ, ਜਾਂ ਦੁਖਾਂ ਨੂੰ _ਕਟਣ ਵਾਲੀ ਹੈ, ਜਾਂ 
ਬਿਜਲੀ ਦੀ ਚਮਕ ਹੈ, ਜਾਂ _ਚੰਦੂਮਾ _ਦੀ ਪ੍ਰਭਾ _ਹੈ।੩੧੫। ਜਾਂ ਬੁੱਧੀ ਨੂੰ ਧਾਰਨ _ਕਰਨ 
ਵਾਲੀ ਹੈ, ਜਾਂ ਕ੍ਰੋਧ ਨੂੰ ਨਸ਼ਟ ਕਰਨ ਵਾਲੀ ਹੈ, ਜਾਂ _ਛਤ੍ਹਾਣੀ ਹੈ, ਜਾਂ ਬਿਜਲੀ ਦੀ ਚਮਕ 
ਹੰਂ।੩੧੬। 

ਜਾਂ ਛਾਤ੍ਹ-ਬਿਰਤੀ ਵਾਲੀ (ਪ੍ਰਚੰਡ ਇਸਤਰੀ) ਹੈ, ਜਾਂ ਛਤਰ ਨੂੰ ਧਾਰਨ ਕਰਨ _ਵਾਲੀ 
ਹੈ, ਜਾਂ ਛਤ੍ਹੀਆਂ ਦੀ ਪੁਭਾ ਹੈ, ਜਾਂ _ਛਤ੍ਹੀਆਂ ਦੀ ਚਮਕ _ਹੈ। _੩੧੭। ਜਾਂ ਤੀਰਾਂ ਵਰਗੀਆਂ 
ਅੱਖਾਂ ਵਾਲੀ ਹੈ, ਜਾਂ ਹਿਰਨ ਵਰਗੀਆਂ ਅੱਖਾਂ ਵਾਲੀ ਹੈ, ਜਾਂ ਕਮਲ ਫੂਲ ਦੀ ਪ੍ਰਭੂਤਾ ਵਾਲੀ 
ਹੈ, ਜਾਂ _ਚੰਦੂਮਾ _ਵਰਗੇ _ਮੁਖ _ਵਾਲੀ _ਹੈ।੩੧੮। 

ਜਾਂ _ਗੰਧਰਬ ਇਸਤਰੀ ਹੈ, ਜਾਂ _ਵਿਦਿਆਧਰ (ਦੇਵਤਿਆਂ ਦੀ) ਪੁੱਤਰੀ, ਭੈਣ ਜਾਂ 
ਇਸਤਰੀ ਹੈ, ਜਾਂ _ਬਸੰਤ _ਰਾਗ _ਦੀ _ਰਾਗਨੀ ਹੈ, ਜਾਂ ਸ਼ਿਵ ਦੀ ਪਿਆਰੀ ਹੈ।੩੧੯। ਜਾਂ 
ਜਾਦਵ-ਪਤੀ (ਕ੍ਰਿਸ਼ਨ) ਦੀ ਇਸਤਰੀ (ਰਾਧਾ) ਹੈ, ਜਾਂ _ਪੰਚਾਲ ਦੇਸ਼ ਦੀ _ਬਾਲਕਾ _(ਦ੍ਰੋਪਦੀ) 


ਜਾਂ 
ਦੀ _ ਸੁੰਦਰਤਾ _ਹੈ।੩੨੧। 

ਜਾਂ ਕਮਲ _ਨੈਨੀ ਹੈ, ਜਾਂ ਬੜੀ ਪੁ੍ਭੁਤਾ ਵਾਲੀ ਹੈ, ਜਾਂ _ਸ੍ਰੇਸ਼ਠ ਵੀਰਾਂਗਨਾ ਹੈ, ਜਾਂ 
ਚੰਦੂਮਾ _ਦੀ _ ਸ਼ੋਭਾ _ਹੈ।੩੨੨। 

ਜਾਂ _ਸ਼ੇਸ਼ਨਾਗ ਦੀ ਪੁੱਤਰੀ ਹੈ, ਜਾਂ _ਨਾਗਾਂ ਦੀ ਪੂਭਾ ਹੈ, ਜਾਂ ਕਮਲ ਵਰਗੀਆਂ ਔਖਾਂ 
ਵਾਲੀ ਹੈ, ਜਾਂ _ਹਿਰਨੀ ਦੀਆਂ (ਅੱਖਾਂ ਦੇ ਮਾਣ ਨੂੰ) ਮਸਲਣ ਵਾਲੀ ਹੈ।੩੨੩। ਜਾਂ ਅਮਿਤ 
ਪ੍ਰਭਾ ਵਾਲੀ ਹੈ, ਜਾਂ ਅਮਿਤ ਉਤਮ ਹੈ, ਜਾਂ ਕਲੰਕ ਤੋਂ _ਰਹਿਤ ਰੂਪ ਵਾਲੀ ਹੈ, ਜਾਂ ਜਗਤ 
ਦੀ ਰਾਜਾ _ਹੈ।੩੨੪। 
ਆੱਹਣਾ ਛੱਟਾ 

ਉਹ ਇਸਤਰੀ ਜੋਬਨ _ਵਿਚ ਮਸਤੀ ਹੋਈ ਹੈ। ਮੁਖ _ਉਤੇ ਨੂਰ ਦਾ ਪੂਰਾ _ਉਜਾਲਾ 
ਹੈ। ਹਿਰਨ ਵਰਗੀਆਂ ਅੱਖਾਂ ਵਾਲੀ ਹੈ, ਕੋਇਲ ਦੇ ਸਮਾਨ ਬੋਲਾਂ ਵਾਲੀ ਹੈ, _ਚੰਦੂਮਾ ਵਰਗੀ 
ਆਭਾ _ ਅਤੇ _ ਬਿਜਲੀ ਜਿਹੀ _ ਸ਼ੋਭਾ _ਵਾਲੀ _ਹੈ।੩੨੫। 

ਬਦਲ _ਵਿਚ ਬਿਜਲੀ ਜਿਹੋ ਜਿਹਾ _ਲਿਸ਼ਕਾਰਾ ਮਾਰਦੀ ਹੈ (ਉਸੇ ਤਰ੍ਹਾਂ ਉਸ ਦਾ) 
ਕੋਮਲ ਹਾਸਾ ਹੈ, ਉਸ ਦਾ ਨਕ ਭੈਰਵੀ ਸ਼ਕਤੀ ਰਖਣ ਵਾਲਾ ਹੈ। ਸੁੰਦਰ ਅੱਖਾਂ ('ਚਖ”) 
ਹਨ, ਗਲੇ ਵਿਚ ਹਾਰ _ਹੈ। ਹਿਰਨ ਵਰਗੀਆਂ ਅੱਖਾਂ _ਵਾਲੀ _ਹੈ ਅਤੇ _ਬੇਣੀ ਸੁੰਦਰ ਢੰਗ 
ਨਾਲ _ਗੁੰਦੀ ਹੋਈ _ਹੈ।੩੨੬। 

ਹਾਥੀ ਦੀ _ਤੋਰ ਵਾਲੀ _ਅਤੇ ਆਕਾਸ਼ ਵਰਗੀ ਸੁੰਦਰ ਇਸਤਰੀ (ਪਰੀ) ਹੈ। ਉਸ 
ਦੀ ਕੋਮਲ _ਹਾਸੀ ਹੈ ਅਤੇ ਕੋਇਲ ਵਰਗੇ ਬੋਲਾਂ _ਵਾਲੀ ਹੈ। ਸੁੰਦਰ ਅੱਖਾਂ ਹਨ, ਨਿਰਮਲ 
ਹਾਰ (ਪਾਇਆ ਹੋਇਆ ਹੈ)। (ਉਸ ਦੀ) ਆਭਾ ਨੂੰ ਵੇਖ ਕੇ ਬਿਜਲੀ ਸ਼ਰਮਸਾਰ _ਹੁੰਦੀ 
ਹੰ।੩੨੭। 

ਧਰਮ-ਕਰਮਾਂ _ਅਤੇ ਸ਼ੁਭ _ਕਰਮਾਂ _ਵਿਚ ਦ੍ਰਿੜ੍ਹ _ਹੈ। _ਦੁਖਾਂ ਨੂੰ ਨਸ਼ਟ _ਕਰਨ _ਵਾਲੀ 
।_ਮੁਖ ਉਤੇ ਪੂਰੀ ਤਰ੍ਹਾਂ ਨੂਰ ਵਸ ਰਿਹਾ _ਹੈ। (ਉਸ) 


ਸੀ _ਦਸਮ-ਗ੍ਰੰਥ _ਸਾਹਿਬ 


ਚਖੁ _ਚਾਰੈ _ਬਾਰੈ _ਚੈਚਾਲੀ। ਸਤ ਧਰਮਾ ਕਰਮਾ _ਸੰਚਾਲੀ। 


ਦੁਖ _ਹਰਣੀ _ਦਰਣੀ ਦੁਖ ਦੂਰੋਦੇ। ਪ੍ਰਿਯਾ _ਭਕਤਾ _ਬਕਤਾ ਹਰਿ ਛੈਦੈ। ੩੨੯। 


ਰੰਭਾ _ਉਰਬਸੀਆ _ਘਿਰਿਤਾਚੀ। _ਅਛੈ ਮੋਹਣੀ ਆਜੇ _ਰਾਚੀ। 
ਲਖਿ ਸਰਬ ਗਰਬੈ _ਪਰਹਾਰੀ। ਮੁਖਿ ਨੀਚੇ ਧਾਮ _ਸਿਧਾਰੀ। ੩੩0। 


ਗੰਧਰਬੈ _ਸਰਬੈ _ਦੇਵਾਣੀ। _ਗਿਰਜਾ ਗਾਇਤ੍ਰੀ ਲੰਕਾਣੀ। 
ਸਾਵਿਤ੍ਰੀ ਚੰਦੀ ਇੰਦ੍ਰਾਣੀ। ਲਖਿ _ਲਜੀ ਸੋਭਾ _ਸੂਰਜਾਣੀ। _੩੩੧। 


ਨਾਗਣੀਆ ਨ੍ਰਿਤਿਆ ਜਛਾਣੀ। ਪਾਪਾ ਪਾਵਿਤ੍ਰੀ _ਪਬਾਣੀ। 
ਪਈਸਾਚ ਪ੍ਰੇਤੀ ਭੂਤੇਸੀ। _ਭਿੰਭਰੀਆ ਭਾਮਾ ਭੂਪੇਸੀ। _੩੩੨। 


ਬਰ _ਬਰਣੀ ਹਰਣੀ ਸਬ _ਦੁਖੰ। ਸੁਖ ਕਰਨੀ ਤਰੁਣੀ ਸਸਿ ਮੁਖੰ। 
ਉਰਗੀ _ਗੰਧੂਬੀ _ਜਛਾਨੀ। ਲੈਕੇਸੀ ਭੇਸੀ ਇੰਦ੍ਰਾਣੀ। ੩੩੩। 


ਦ੍ਰਿਗਿ ਬਾਨ ਤਾਨ ਮਦਮਤੀ। ਜੁਬਨ ਜਗਮਗਣੀ ਸੁਭਵੰਤੀ। 
ਉਰਿ ਧਾਰੈ ਹਾਰੈ ਬਨਿ ਮਾਲੈ। ਮੁਖਿ ਸੋਭਾ ਸਿਖਿਰੰ ਜਨ ਜ੍ਰਾਲੈ। ੩੩੪। 


ਛਤਪੜ੍ਹੀ ਛਤ੍ਰੀ _ਛਤ੍ਰਾਲੀ। _ਬਿਧੁ _ਬੈਣੀ ਨੈਣੀ ਨ੍ਰਿਮਾਲੀ। 
ਅਸਿ ਉਪਾਸੀ ਦਾਸੀ _ਨਿਰਲੇਪੰ। ਬੁਧਿ ਖਾਨ ਮਾਨੋ _ਸੈਛੇਪੈ। _੩੩੫। 


ਸੁਭ ਸੀਲ ਡੀਲੋ ਸੁਖ ਥਾਨੰ। ਮੁਖ ਹਾਸੇ ਰਾਸੈ ਨਿਰਬਾਨੈ। 
ਪ੍ਰਿਯਾ _ਭਕਤਾ _ਬਕਤਾ ਹਰਿ ਨਾਮੰ। ਚਿਤ _ਲੈਣੀ _ਦੈਣੀ ਆਰਾਮੰ। _੩੩੬। 


ਪ੍ਰਯਿ ਭਕਤਾ ਠਾਢੀ ਏਕੰਗੀ। ਰੰਗ ਏਕੈ ਰੋਗੈ ਸੋ ਰੰਗੀ। 
ਨਿਰ _ਬਾਸਾ ਆਸਾ ਏਕਾਤੇ। ਪਤਿ ਦਾਸੀ _ਭਾਸੀ _ਪਰਭਾਤੇ। ੩੩੭। 


ਅਨਿ ਨਿੰਦੁ _ਅਨਿੰਦਾ ਨਿਰਹਾਰੀ। ਪ੍ਰਿਯਿ _ਭਕਤਾ _ਬਕਤਾ ਬ੍ਰਤਚਾਰੀ। 
ਬਾਸੰਤੀ ਟੋਡੀ ਗਉਡੀ ਹੈ। _ਭੂਪਾਲੀ ਸਾਰੰਗ ਗਉਰੀ ਛੈ। ੩੩੮। 


ਹਿੰਡੋਲੀ ਮੇਘ _ਮਲਾਰੀ ਹੈ। _ਜੈਜਾਵੰਤੀ ਗੋਡ _ਮਲਾਰੀ ਛੈ। 
ਬੰਗਲੀਆ ਰਾਗੁ ਬਸੰਤੀ ਛੈ। _ਬੈਰਾਰੀ ਸੋਭਾਵੰਤੀ ਹੈ। ੩੩੯। 


ਰੁਦ੍ਰ ਅਵਤਾਰ ਦ੪੫ 


ਬਿਜਲੀ ਵਰਗੀਆਂ ਸੁੰਦਰ _ਔਖਾਂ ਵਾਲੀ _ਹੈ। ਸਤਿ _ਧਰਮ _ਅਤੇ _ਕਰਮ ਨੂੰ _ਸੈਚਾਲਿਤ 
ਕੀਤਾ ਹੋਇਆ ਹੈ। ਦੁਖ ਨਸ਼ਟ _ਕਰਨ ਵਾਲੀ ਹੈ, ਦੁਅੰਦ ਦੇ ਦੁਖ ਨੂੰ ਦਲ ਸੁਟਣ ਵਾਲੀ 
ਹੈ। ਪਿਆਰੀ ਭਗਤਣੀ ਹੈ ਅਤੇ ਹਰਿ (ਦੇ ਯਸ਼) ਦੇ ਛੰਦਾਂ ਨੂੰ ਬੋਲਣ ਅਥਵਾ _ਗਾਣ _ਵਾਲੀ 
ਹੰ।੩੨੯। 

ਰੰਭਾ, _ਉਰਬਸੀ, _ਘ੍ਰਿਤਾਚੀ ਆਦਿ (ਵਰਗੀ ਸੁੰਦਰ) ਹੈ, _ਮਨ ਨੂੰ ਮੋਹਣ ਵਾਲੀ ਹੈ, 
ਹੁਣੇ ਹੀ ਰਚੀ ਹੋਈ ਹੈ। (ਉਸ ਨੂੰ) ਵੇਖ ਕੇ ਸਾਰੀਆਂ ਨੇ ਹੰਕਾਰ ਨੂੰ ਖਤਮ _ਕਰਨ ਵਾਲੀ 
ਸਮਝ _ਲਿਆ ਅਤੇ ਮੁਖ _ਨੀਵੇਂ _ਕਰ _ਕੇ _ਘਰਾਂ ਨੂੰ ਚਲੀਆਂ _ਗਈਆਂ _ਹਨ।੩੩0। 

ਸਾਰੀਆਂ _ਗੰਧਰਬ ਇਸਤਰੀਆਂ, ਦੇਵਤਿਆਂ ਦੀਆਂ ਇਸਤਰੀਆਂ, ਗਿਰਜਾ, 
ਗਾਇਤ੍ਰੀ, _ਮੰਦੋਦਰੀ _('ਲੰਕਾਣੀ”), _ਸਾਵਿਤ੍ਰੀ, _ਚੰਦੂ-ਸ਼ਕਤੀ, _ਸਚੀ, _ਸੂਰਜ-ਸ਼ਕਤੀ ਆਦਿ _(ਉਸ 
ਦੀ) ਸ਼ੋਭਾ ਨੂੰ ਵੇਖ _ਕੇ _ਸ਼ਰਮਿੰਦੀਆਂ _ਹੋ__ਰਹੀਆਂ _ਹਨ।੩੩੧। 
ਪਾਰਬਤੀ, _ਪਿਸਾਚ, ਪ੍ਰੇਤ, ਭੂਤ _ਸ਼ਕਤੀਆਂ, ਭਿੰਬਰੀ, _ਭਾਮਾ ਅਤੇ _ਰਾਜ _ਸ਼ਕਤੀਆਂ (ਉਸ ਦੇ 
ਸਾਹਮਣੇ _ਫਿਕੀਆਂ _ਹਨ)।੩੩੨। 
ਚੰਦੂਮੁਖੀ ਮੁਟਿਆਰ, _ ਸਰਪ-ਸ਼ਕਤੀ, _ਗੰਧਰਬ-ਸ਼ਕਤੀ, _ਯਕਸ਼-ਸ਼ਕਤੀ, _ਮੰਦੋਦਰੀ _('ਲੈਕੇਸੀ”) 
ਅਤੇ _ਸਚੀ _ਵਰਗੇ _ ਸਰੂਪ _ਵਾਲੀ _ਹੈ।੩੩੩। 

(ਉਸ) _ਮਦ-ਮਾਤੀ ਦੀਆਂ _ਔਖਾਂ ਤੀਰਾਂ ਵਾਂਗ _ਖਿਚੀਆਂ _ਹੋਈਆਂ _ਹਨ। _ਜਗਮਗਾਉਂਦੇ 
ਜੋਬਨ ਵਾਲੀ ਹੈ, _ਸ਼ੋਭਾਵੰਤੀ ਹੈ, ਗਲੇ ਵਿਚ _ਬਨ-ਮਾਲਾ ਪਾਈ _ਹੋਈ ਹੈ। ਮੁਖ ਦੀ ਸ਼ੋਭਾ 
ਮਾਨੋ __ ਅਗਨੀ _ ਦੀ _ ਲਾਟ _ ਹੋਵੇ।੩੩੪। 

ਰਾਜ ਸਿੰਘਾਸਨ _ਵਾਲੀ _('ਛਤੁਪਤੀ”), _ਛਤ੍ਰਾਣੀ, ਛਤ੍ਹ _ਵਾਲੀ ਹੈ। ਕੋਇਲ ('ਬਿਧੁ”) 
ਵਰਗੇ _ ਬੋਲਾਂ _ਵਾਲੀ ਅਤੇ _ ਨਿਰਮਲ _ ਨੈਣਾਂ ਵਾਲੀ _ਹੈ। _ ਤਲਵਾਰ _ (ਅਥਵਾ _ ਅਜਿਹੀ) 
ਉਪਾਸਨਾ _ਕਰਨ _ਵਾਲੀ _ਨਿਰਲੇਪ _ਦਾਸੀ _ਹੈ। ਬੁੱਧੀ _ਦੀ _ਖਾਣ _ਅਤੇ _ਮਾਣ ਨੂੰ _ਸਮੇਟਣ 
ਵਾਲੀ _ਹੈ।੩੩੫। 

ਸ਼ੁਭ _ਸੁਭਾ _ਅਤੇ _ਡੀਲ ਡੌਲ _ਵਾਲੀ ਹੈ, ਸੁਖ _ਦਾ ਸਥਾਨ _ਹੈ। ਮੁਖ _ਪੁਸੰਨਤਾ ਦੀ 


ਰਾਸ ਵਾਂਗ _ਅਤੇ _ਨਿਰਬਾਨ ਸਰੂਪ _ਵਾਲੀ _ਹੈ। _ਪਿਆਰੀ _ਭਗਤਨੀ _ਅਤੇ _ਹਰਿ ਨਾਮ ਨੂੰ 
ਉਚਾਰਨ _ਵਾਲੀ। _ਚਿਤ _(ਦੀ ਚਿੰਤਾ) ਨੂੰ ਹਰਨ ਵਾਲੀ _ਅਤੇ _ ਆਰਾਮ _ਦੇਣ _ਵਾਲੀ 
ਹੰ।੩੩੬। 

ਕੇਵਲ ਇਕ ਪਤੀ (ਪ੍ਰਿਯ) ਦੀ ਭਗਤੀ ਕਰਨ _ਲਈ ਸਥਿਤ ਹੈ। ਇਕੋ ਹੀ ਰੰਗ 
ਵਿਚ ਰੰਗੀ ਹੋਈ ਹੈ। ਆਸ ਤੋਂ ਮੁਕਤ ਇਕਾਂਤ ਰਹਿਣ ਵਾਲੀ ਹੈ। ਪਤੀ ਦੀ ਦਾਸੀ ਅਤੇ 
ਪ੍ਰਭਾਤ _ ਵਰਗੀ _ਭਾਸਦੀ _ਹੈ।੩੩੭। 

ਨਿੰਦਰਾ ਤੋਂ ਰਹਿਤ, ਨਿੰਦਿਆ ਤੋਂ ਰਹਿਤ ਅਤੇ ਆਹਾਰ ਤੋਂ ਰਹਿਤ ਹੈ। ਪਤੀ ਦੀ 
ਭਗਤੀ _ਕਰਨ _ਵਾਲੀ _ਅਤੇ _ਬ੍ਰਤ-ਆਚਾਰ _ਦਾ _ਕਥਨ _ਕਰਨ _ਵਾਲੀ _ਹੈ। ਬਸੰਤ, ਟੋਡੀ, 
ਗੌੜੀ, _ਭੂਪਾਲੀ, ਸਾਰੰਗੀ, _ਗੌਰੀ _(ਆਦਿ) _ਹੈ।੩੩੮। 

ਹਿੰਡੋਲੀ, _ਮੇਘ-ਮਲ੍ਹਾਰੀ, _ਜੈਜਾਵੰਤੀ, _ਗੌਡ-ਮਲ੍ਹਾਰੀ _(ਰਾਗਨੀ) _ਹੈ। _ਬੰਗਲੀਆ _ ਜਾਂ 
ਬਸੰਤ _ਰਾਗਨੀ _ਹੈ, (ਜਾਂ) _ਸ਼ੋਭਾਵਾਨ _ਬੈਰਾੜੀ _ਹੈ।੩੩੯। 


ਸੀ _ਦਸਮ-ਗ੍ਰੰਥ _ਸਾਹਿਬ 


ਸੋਰਠਿ ਸਾਰੰਗ ਬੈਰਾਰੀ ਛੈ। ਪਰਜ ਕਿ ਸੁਧ ਮਲਾਰੀ ਛੈ। 
ਹਿੰਡੋਲੀ ਕਾਫੀ ਤੈਲੰਗੀ। ਭੈਰਵੀ ਦੀਪਕੀ _ਸੁਭੰਗੀ। _੩੪0। 


ਸਰਬੇਵੇ _ਰਾਗੈ _ਨਿਰਬਾਣੀ। _ਲਖਿ _ਲੋਭੀ ਆਭਾ _ਗਰਬਾਣੀ। 
ਜਉ _ਕਥਉ ਸੋਭਾ ਸਰਬਾਣੈ। ਤਉ ਬਾਢੇ ਏਕੇ ਗੁੌਥਾਣੈ। ੩੪੧। 


ਲਖਿ _ਤਾਮ ਦਤੇ _ਬੁਤਚਾਰੀ। ਸਬ ਲਗੇ _ਪਾਨੰ _ਜਟਧਾਰੀ। 
ਤਨ ਮਨ ਭਰਤਾ ਕਰ ਰਸ _ਭੀਨਾ। ਚਵ ਦਸਵੋ ਤਾ ਕੌ ਗੁਰੂ ਕੀਨਾ। ੩੪੨। 


/ਇਤ ,/ਯ ਭਗਤਾ /ਏਸਤ੍ਹਾਂ _ਝਤੁਰਦਨਵਾ ਗੁਰੂ _ਸ਼ਮਮਤੰ/ _98/ 


ਅਥ _ਬਾਨਗਰ _ਪੰਧਰਵੋ ਗੁਰੂ ਕਥਨੰ 
ਤੱਟਕਾ ਛੰਟਾ 
ਕਰਿ _ਚਉਦਸਵੋਂ ਗੁਰੁ _ਦਤ ਮੁਨੰ। ਮਗ _ਲਗੀਆ ਪੂਰਤ ਨਾਦ ਧੁਨੈ। 
ਭੂਮ ਪੂਰਬ _ਪਛਮ ਉਤਰ _ਦਿਸੈ। ਤਤਕਿ ਚਲੀਆ _ਦਛਨ ਮੋਨ ਇਸੰ। ੩੪੩। 


ਅਵਿਲੋਕਿ ਤਹਾ ਇਕ ਚਿਤ੍ਰ ਪੁਰੋ। ਜਨੁ ਕ੍ਰਾਂਤਿ ਦਿਵਾਲਯ ਸਰਬ _ਹਰੈ। 
ਨਗਰੇਸ ਤਹਾ ਬਹੁ ਮਾਰਿ _ਮਿਿਗਿ। ਸਬ ਸਿੰਘ ਮ੍ਰਿਗੀਪਤਿ ਘਾਇ ਖਗੇ। ੩੪੪। 


ਚਤੁਰੈ ਲਏ ਨ੍ਰਿਪ ਸੈਗਿ _ਘਨੀ। _ਥਹਰੰਤ ਧੁਜਾ ਚਮਕੰਤ ਅਨੀ। 
ਬਹੁ _ਭੂਖਨ ਚੀਰ _ਜਰਾਵ _ਜਰੀ। ਤ੍ਰਿਦਸਾਲਯ _ਕੀ ਜਨੁ ਕ੍ਰਾਂਤਿ ਹਰੀ। _੩੪੫। 


ਤਹ ਬੈਠ ਹੁਤੋ ਇਕ _ਬਾਣਗਰੋ। ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੈ। 
ਤਹ _ਬਾਜਤ ਬਾਜ ਮਿਰਿਦੰਗ ਗਣੈ। ਡਫ ਢੋਲਕ _ਝਾਂਝ _ਮੁਚੰਗ _ਭਣੰ। _੩੪੬। 


ਦਲ ਨਾਥ _ਲਏ' ਬਹੁ _ਸੈਗਿ ਦਲੈ। ਜਲ _ਬਾਰਿਧ ਜਾਨੁ ਪੂਲੈ _ਉਛਲੈ। 
ਹਯ _ਹਿੰਸਤ ਚਿੰਸਤ ਗੂੜ _ਗਜੈ। _ਗਲ _ਗਜਤ _ਲਜਤ ਸੁੰਡ _ਲਜੈ। ੩੪੭। 


ਦੂਮ ਢਾਹਤ _ਗਾਹਤ _ਗੂੜ _ਦਲੌ। _ਕਰ _ਖੀਚਤ _ਸੀਚਤ ਧਾਰ _ਜਲੋ। 
ਸੁਖ ਪਾਵਤ ਧਾਵਤ ਪੇਖਿ ਪੁਭੈ। ਅਵਲੋਕਿ _ਬਿਮੋਹਤ ਰਾਜ ਸੁਭੈ। ੩੪੮। 


ਰੁਦ੍ਰ ਅਵਤਾਰ ੨੪ ੭ 


ਸੋਰਠ _ਜਾਂ ਸਾਰੰਗ _(ਰਾਗਨੀ) ਜਾਂ _ਬੈਰਾੜੀ ਹੈ। _ਜਾਂ _ਪਰਜ _ਅਥਵਾ ਸ਼ੁੱਧ _ਮਲ੍ਹਾਰੀ 
ਹੈ। _ਹਿੰਡੋਲੀ, _ਕਾਫੀ ਜਾਂ _ਤੈਲੰਗੀ ਹੈ। _ਭੈਰਵੀ, _ਦੀਪਕੀ ਜਾਂ _ ਸ਼ੁਭ _ਅੰਗਾਂ _ਵਾਲੀ _ਹੈ।੩੪0। 
ਸਾਰੇ ਰਾਗਾਂ _ਦੇ ਰੂਪ _ਵਾਲੀ, _ਅਤੇ _ਬੰਧਨਾਂ _ਤੋਂ ਰਹਿਤ _ਹੈ। ਹੰਕਾਰੀ ਸੁੰਦਰਤਾ ਵੀ 
(ਉਸ ਨੂੰ) ਵੇਖ ਕੇ ਲੋਭਾਇਮਾਨ ਹੋ ਰਹੀ ਹੈ। (ਜੇ) ਉਸ ਦੀ ਸਾਰੀ ਸ਼ੋਭਾ ਦਾ ਵਰਣਨ 


ਕਰਾਂ, ਤਾਂ ਇਕ ਗ੍ਰੰਥ _ਵਧ ਜਾਂਦਾ _ਹੈ।੩੪੧। 

ਉਸ ਦੇ ਬ੍ਰਤ ਅਤੇ ਆਚਾਰ ਨੂੰ ਵੇਖ ਕੇ ਦੱਤ ਅਤੇ ਹੋਰ ਸਾਰੇ _ਜਟਾ-ਧਾਰੀ (ਉਸ 
ਦੇ) ਚਰਨੀ ਲਗ _ਗਏ _ਹਨ। (ਕਿਉਂਕਿ) ਉਸ ਦਾ ਤਨ ਮਨ ਪਤੀ ਦੇ (ਪ੍ਰੇਮ) ਰਸ ਵਿਚ 
ਭਿਜਿਆ ਹੋਇਆ ਹੈ। _ਉਸ ਨੂੰ (ਦੱਤ ਨੇ) ਚੌਂਦਵਾਂ ਗੁਰੂ _ਕੀਤਾ।੩੪੨। 


੧੨੨= 


/ਏਥੋਂ ਪਤੀ ਦੀ ਭਗਤਾ” /ਏਸ਼ਤਗਾੀਂ ਜ਼ੱਦਵੈ' ਗੁਰੂ ਦਾ ਪਨ ਸਖਤ) _55/ 
ਹੁਣ _ਬਾਨ-ਗਰ ਪੰਦ੍ਹਵੇਂ ਗੁਰੂ ਦੇ ਪ੍ਰਸੰਗ ਦਾ ਕਥਨ 

ਤੱਟਕਾ ਛੰਟਾ 

ਚੌਦਵਾਂ ਗੁਰੂ _ਕਰ _ਕੇ ਮੁਨੀ ਦੱਤ, (ਸੰਖ) ਨਾਦ ਕਰਦਾ ਹੋਇਆ ਰਾਹੇ ਪੈ ਗਿਆ 
ਹੈ। ਪੂਰਬ, ਪੱਛਮ _ਅਤੇ ਉੱਤਰ ਦਿਸ਼ਾਵਾਂ ਨੂੰ ਘੁੰਮ ਫਿਰ ਕੇ ਮਹਾ ਮੁਨੀ ਦੌਖਣ ਦਿਸ਼ਾ ਨੂੰ 
ਵੇਖਣ ਲਈ ਚਲ _ਪਿਆ ਹੈ।੩੪੩। 

ਉਥੇ (ਉਸ ਨੇ) ਚਿਤੁ ਨਾਂ ਦਾ ਇਕ ਨਗਰ ਵੇਖਿਆ, ਮਾਨੋ ਉਹ ਸਵਰਗ 
('ਦਿਵਾਲਯ`) ਦੀ ਚਮਕ _ਦਮਕ ਨੂੰ ਹਰ ਰਿਹਾ ਹੋਵੇ। (ਉਸ) ਨਗਰ _ਦੇ ਸੁਆਮੀ ਨੇ ਬਹੁਤ 
ਸਾਰੇ ਹਿਰਨ, ਸ਼ੇਰ, _ਕਾਲੇ ਹਿਰਨ _('ਮ੍ਰਗੀੰਪਤਿ”) ਅਤੇ _ਸਭ ਤਰ੍ਹਾਂ ਦੇ ਪੰਛੀਆਂ ਦਾ ਸ਼ਿਕਾਰ 
ਕੀਤਾ ਹੋਇਆ _ਹੈ।੩੪੪। 

ਰਾਜੇ ਨੇ ਆਪਣੇ ਨਾਲ _ਬਹੁਤ ਸਾਰੀ _ਚਤੁਰੰਗਨੀ ਸੈਨਾ ਲਈ ਹੋਈ ਹੈ। _ਝੰਡੇ _ਝੁਲ 
ਰਹੇ ਹਨ ਅਤੇ _ਤਿਖੀਆਂ ਤਲਵਾਰਾਂ ਚਮਕ _ਰਹੀਆਂ _ਹਨ (ਜਾਂ _ਝੰਡਿਆਂ ਉਤੇ ਲਗੀਆਂ ਨੌਕਾਂ 
ਚਮਕ _ਰਹੀਆਂ _ਹਨ)। _ਬਹੁਤ ਤਰ੍ਹਾਂ ਦੇ ਜ਼ੇਵਰ, ਜ਼ਰੀ ਦੇ ਜੜ੍ਹੇ ਹੋਏ ਬਸਤ੍ਰ _(ਦਮਕ ਰਹੇ 
ਹਨ) ਮਾਨੋ ਦੇਵਤਿਆਂ ('ਤ੍ਰਿਦਸ”) ਦੇ ਘਰ (ਸਵਰਗ) ਦੀ _ਕਾਂਤੀ ਹਰ _ਲਈ _ਹੋਵੇ।੩੪੫। 

ਉਥੇ _ਇਕ _ਤੀਰ _ਬਣਾਉਣ _ਵਾਲਾ _('ਬਾਣਗਰ”) _ਬੈਠਾ _ਹੋਇਆ _ਸੀ। _(ਉਹ) ਪ੍ਰਾਣਾਂ 
ਤੋਂ ਬਿਨਾ ਲਗਦਾ ਸੀ, ਜਾਂ ਬੋਲਦਾ ਨਹੀਂ ਸੀ। ਉਥੇ ਬਹੁਤ ਸਾਰੇ ਡਫ, ਢੋਲ, ਝਾਂਝ, ਮੁਚੰਗ, 
ਮ੍ਰਿਢੰਗ _ਆਦਿ _ਵਾਜਿਆਂ _ਦੇ _ਵਜਣ ਨਾਲ ਧੁੰਨ ਹੋ ਰਹੀ _ਸੀ।੩੪੬। 

ਸੈਨਾ ਵਾਲਾ ਰਾਜਾ ਬਹੁਤ ਸਾਰੀ ਫੌਜ ਲੈ ਕੇ (ਉਥੋਂ ਲੰਘ ਰਿਹਾ ਸੀ) ਮਾਨੋ _ਪਰਲੋ 
ਦਾ _ਸਮੁੰਦਰ _ਹੀ _ਉਛਲਿਆ _ ਹੋਵੇ। _ਘੋੜੇ _ਹਿਣਕਦੇ _ਸਨ _ ਅਤੇ _ਹਾਥੀ _ਚਿੰਘਾੜਦੇ _ਸਨ। 
ਗਲਾਂ ਵਿਚ ਪਏ _ਹੋਏ (ਟਲ) _ਗਜਦੇ ਸਨ (ਦੀ ਗਰਜ ਨਾਲ) _ਸੁੰਡ ਵਾਲੇ (ਹਾਥੀ 
ਖੁਦ) _ਵੀ _ ਸ਼ਰਮਾਂਦੇ _ਸਨ।੩੪-੭੭। 


ਗਾਹੀ ਜਾ ਰਹੇ ਸਨ ਅਤੇ ਜਲ-ਧਾਰਾਵਾਂ 
ਤੋਂ _ਪਾਣੀ _ਖਿਚਦੇ ਅਤੇ _ਰਾਹ _ਉਤੇ _ਛਿੜਕੀ ਰਹੇ _ਸਨ। _ਰਾਜੇ ਦੀ ਚਮਕ _ਦਮਕ ਨੂੰ 
ਵੇਖਣ ਲਈ (ਲੋਕੀਂ) ਭਜੀ ਆ ਰਹੇ ਸਨ ਸੁਖ ਪਾਪਤ ਕਰ ਰਹੇ _ਸਨ। ਰਾਜੇ ਦੀ 


ਸੋਭਾ _ ਨੂੰ `ਵੇਖ ਕੇ (ਪੂਜਾ) ਮੋਹਿਤ ਹੋ ਰਹੀ ਸੀ।੩੪੮। 


ਸੀ _ਦਸਮ-ਗ੍ਰੰਥ _ਸਾਹਿਬ 
ਚਪਿ ਡਾਰਤ _ਚਾਚਰ ਭਾਨੁ ਸੂਅੰ। ਸੁਖ ਪਾਵਤ ਦੇਖ ਨਰੇਸ ਭੂਅੰ। 


ਗਲ _ਗਜਤ ਢੋਲ ਮਿਰਿਦੰਗ ਸੁਰੈ। ਬਹੁ _ਬਾਜਤ ਨਾਦ _ਨਯ _ਮੁਰਜੋ। ੩੪੯। 


ਕਲਿ ਕਿੰਕਣਿ ਭੂਖਤ ਅੰਗਿ ਬਰੋ। ਤਨ _ਲੇਪਤ ਚੰਦਨ ਚਾਰ ਪ੍ਰਭੈ। 
ਮ੍ਰਿਦੁ ਡੋਲਤ ਬੋਲਤ ਬਾਤ ਮੁਖੰ। ਗ੍ਰਿਹਿ ਆਵਤ ਖੇਲ ਅਖੇਟ ਸੁਖੰ। ੩੫0। 


ਮੁਖ ਪੋਛ ਗੁਲਾਬ ਫੁਲੇਲ ਸੁਭੈ। ਕਲਿ ਕਜਲ ਸੋਹਤ ਚਾਰੁ _ਚਖੰ। 
ਮੁਖ ਉਜਲ ਚੰਦ _ਸਮਾਨ ਸੁਭੈ। _ਅਵਿਲੋਕਿ ਛਕੇ ਗਣ ਗੰਧੂਬਿਸੈ। _੩੫੧। 


ਸੁਭ ਸੋਭਤ ਹਾਰ ਅਪਾਰ ਉਰੋ। ਤਿਲਕ ਦੁਤਿ ਕੇਸਰ ਚਾਰੁ ਪੁਭੈ। 
ਅਨਸੈਖ _ਅਛੂਹਨ ਸੰਗ ਦਲੈ। ਤਿਹ ਜਾਤ ਭਏ ਸਨ ਸੈਨ ਮਰੈ। ੩੫੨। 


ਫਿਰਿ ਆਇ ਗਏ ਤਿਹ ਪੈਂਡ ਮੁਨੰ। ਕਲਿ _ਬਾਜਤ ਸੰਖਨ ਨਾਦ ਧੁਨੰ। 
ਅਵਿਲੋਕਿ ਤਹਾ ਇਕ ਬਾਨ ਗਰੋ। ਸਿਰ ਨੀਚ ਮਨੋ ਲਿਖ ਚਿਤ੍ਰ ਧਰੈ। ੩੫੩। 


ਅਵਿਲੋਕ ਰਿਖੀਸਰ ਤੀਰ ਗਰੈ। ਹਸਿ ਬੈਨ ਸੁ ਭਾਤਿ ਇਮ ਉਚਰੈ। 
ਕਹੁ ਭੂਪ ਗਏ ਲੀਏ ਸੈਗਿ ਦਲੈ। ਕਹਿਓ ਸੋਨ ਗੁਰੂ ਅਵਿਲੋਕ ਦ੍ਰਿਰ। ੩੫੪। 
ਚਕਿ ਚਿਤ ਰਹੇ ਅਚਿਤ ਮੁਨੰ। ਅਨਖੰਡ ਤਪੀ ਨਹੀ ਜੋਗ ਡੁਲੈ। 


ਅਨਆਸ _ਅਭੰਗ _ਉਦਾਸ ਮਨੰ। _ਅਬਿਕਾਰ ਅਪਾਰ _ਪੁਭਾਸ _ਸਭੰ। _੩੫੫। 


ਅਨਭੈਗ _ਪੂਭਾ _ਅਨਖੰਡ _ਤਪੰ। ਅਬਿਕਾਰ ਜਤੀ ਅਨਿਆਸ _ਜਪੰ। 
ਅਨਖੰਡ ਬ੍ਰਤੈ _ਅਨਡੰਡ _ਤਨੰ। _ਹਠਵੰਤ ਬ੍ਰਤੀ ਰਿਖਿ ਅਤਰ _ਸੂਅੰ। ੩੫੬। 


ਅਵਿਲੋਕਿ ਸਰੇ ਕਰਿ ਧਿਆਨ ਜੁਤੋ। ਰਹਿ ਰੀਝ _ਜਟੀ ਹਠਵੈਤ ਬੂਤੇ। 
ਗੁਰੁ ਮਾਨਿਸ ਪੰਚਦ੍ਹੋ ਪ੍ਰਬਲੰ। ਹਠ ਛਾਡਿ ਸਬੈ _ਤਿਨ ਪਾਨ ਪਰੰ। ੩੫੭। 


ਇਮਿ ਨਾਹ ਸੌ ਜੋ ਨਰ ਨੇਹ ਕਰੈ। ਭਵ ਧਾਰ ਅਪਾਰਹਿ ਪਾਰ ਪਰੈ। 
ਤਨ ਕੇ ਮਨ ਕੇ ਭੂਮ ਪਾਸਿ ਧਰੇ। ਕਰਿ ਪੰਦੂਸਵੋ ਗੁਰੂ ਪਾਨ ਪਰੇ। ੩੫੮। 


/ਇਤ ਪੰਦੁਸ਼ਵ ਗੁਰੂ _ਭਾਨਗਰ ਸਨਆ੫ਤੰ/ 5੫7 


ਰੁਦੂ ਅਵਤਾਰ ੨੪੯ 


(ਲੋਕੀਂ) ਸੂਰਜ _ਦੀਆਂ _ਕਿਰਨਾਂ _(ਵਾਂਗ ਸੁਸ਼ੋਭਿਤ _ਰਾਜੇ ਉਤੇ) ਪ੍ਰਸੈਨ ਹੋ ਕੇ ਹੋਲੀ 
ਵਾਂਗ ਰੰਗ ਸੁਟ ਰਹੇ ਸਨ ਅਤੇ ਧਰਤੀ ਦੇ ਰਾਜੇ ਨੂੰ ਵੇਖ ਕੇ ਸੁਖ ਪ੍ਰਾਪਤ ਕਰ _ਰਹੇ _ਸਨ। 
(ਹਾਥੀਆਂ ਦੇ) ਗਲਾਂ ਦੇ ਟਲ, ਢੋਲ ਅਤੇ _ਮਿਦੰਗ ਦੀ ਸੁਰ _ਨਾਲ ਗਜ _ਰਹੇ ਸਨ ਅਤੇ 
ਬਹੁਤ _ਸਾਰੇ ਸੰਖ, _ਸ਼ਹਨਾਈਆਂ _ਅਤੇ _ਤੁਰਮ _ਵਜ ਰਹੇ _ਸਨ।੩੪੯। 

ਸੁੰਦਰ _ਤੜਾਗੀਆਂ _(ਵਜਦੀਆਂ) ਸਨ _ ਅਤੇ _ਅੰਗ _ਗਹਿਣਿਆਂ _ਨਾਲ _ਸਜੇ ਹੋਏ _ਸਨ। 
ਸ਼ਰੀਰ _ਉਤੇ ਚੰਦਨ _ਦਾ ਸੁੰਦਰ ਲੇਪ ਕੀਤਾ ਹੋਇਆ ਸੀ ਜਿਸ ਕਰ ਕੇ ਸੁੰਦਰ ਚਮਕ 
ਦਮਕ ਹੋ ਰਹੀ ਸੀ। ਹੌਲੀ ਹੌਲੀ ਟੂਰ ਰਹੇ ਸਨ ਅਤੇ ਮੂੰਹ ਤੋਂ ਮਿਠੇ ਬੋਲ ਬੋਲ ਰਹੇ _ਸਨ। 
(ਰਾਜਾ) ਸ਼ਿਕਾਰ ਖੇਡ ਕੇ ਘਰ ਆ ਰਿਹਾ ਸੀ।੩੫0। 

ਗੁਲਾਬ _(ਦੀ ਸੁਗੰਧੀ) _ਅਤੇ _ਉਤਮ _ਫੁਲੇਲ _ਨਾਲ _ ਮੂੰਹ _ਚੋਪੜਿਆ _ਹੋਇਆ _ਸੀ। 
ਸੁੰਦਰ ਅੱਖਾਂ ਵਿਚ _ਵਧੀਆ ਸੁਰਮਾ _ਸ਼ੋਭ _ਰਿਹਾ _ਸੀ। ਮੁਖ ਚੰਦੂਮਾ ਵਾਂਗ _ਸ਼ੋਭ _ਰਿਹਾ _ਸੀ। 
ਗਣਾਂ _ਅਤੇ _ਗੰਧਰਬਾਂ _ਦੇ _ਸੁਆਮੀ (ਉਸ ਨੂੰ) ਵੇਖ _ਕੇ ਪ੍ਰਸੰਨ ਹੋ ਰਹੇ _ਹਨ।੩੫੧। 

ਗਲ ਵਿਚ _ਪਾਏ _ ਬਹੁਤ _ਸਾਰੇ _ਹਾਰ _ ਸ਼ੁਭਾਇਮਾਨ _ਸਨ। _ (ਮੱਥੇ _ਉਤੇ ਲਗਿਆ) 
ਕੇਸਰ ਦਾ ਤਿਲਕ _ਬਹੁਤ ਸੁੰਦਰ ਸਜ _ਰਿਹਾ _ਸੀ। ਅਣਗਿਣਤ ਫ਼ੌਜਾਂ ਨਾਲ ਲੈ ਕੇ, ਰਾਜਾ 
ਤੋਂ _ਲੰਘ ਰਿਹਾ _ਸੀ।੩੫੨। 
ਫਿਰ ਉਸ ਰਸਤੇ _ਉਤੇ ਮੁਨੀ (ਦੱਤ) ਆ ਗਿਆ ਜਿਥੇ _ਸੰਖ _ਅਤੇ _ਰਣਸਿੰਗੇ ਦੀ 
ਹੋਂ ਰਹੀ ਸੀ। ਉਥੇ ਇਕ ਤੀਰ ਬਣਾਉਣ ਵਾਲਾ ਵੇਖਿਆ। (ਉਸ ਨੇ) ਸਿਰ ਨੀਵਾਂ 
ਹੋਇਆ ਸੀ ਮਾਨੋ ਕਿਸੇ ਨੇ ਚਿਤਰ _ਬਣਾ _ਕੇ _ਧਰਿਆ _ਹੋਵੇ।੩੫੩। 
ਮੁਨੀ ਨੇ ਨੀਵੀਂ ਪਾਈ (ਉਸ) ਪੁਰਸ਼ ਨੂੰ ਵੇਖ ਕੇ, ਹਸਦੇ ਹੋਇਆਂ ਇਸ ਤਰ੍ਹਾਂ ਬੋਲ 
ਫੌਜ ਨੂੰ ਨਾਲ ਲੈ ਕੇ ਰਾਜਾ ਕਿਧਰ ਨੂੰ ਗਿਆ ਹੈ। (ਉਸ ਨੇ ਉੱਤਰ ਵਿਚ) 
ਹੇ 


ਗੁਰੂ! ਮੈਂ ਅੱਖਾਂ _ਨਾਲ _ਉਸ _ਨੂੰ ਨਹੀਂ _ਵੇਖਿਆ।੩੫੪। 

(ਇਹ ਗੱਲ) ਸੁਣ ਕੇ ਮੁਨੀ ਦਾ ਚੰਚਲ _ਚਿਤ ਹੈਰਾਨ ਹੋ _ਗਿਆ। ਇਹ ਅਖੰਡ 
ਤਪਸਵੀ ਹੈ, (ਇਸ ਦਾ) ਯੋਗ ਅਡੋਲ ਹੈ। (ਇਹ) ਆਸ ਤੋ ਰਹਿਤ ਹੈ ਅਤੇ (ਇਸ ਦਾ) 
ਨ ਭੰਗ ਹੋਣ ਵਾਲਾ ਮਨ _ਵਿਰਕਤ (“ਉਦਾਸ”) ਹੈ। (ਇਹ) ਵਿਕਾਰਾਂ ਤੋਂ ਰਹਿਤ, ਅਪਾਰ 
ਅਤੇ _ ਸਭ _ ਪਖੋਂ ਰੌਸ਼ਨ _ ਦਿਮਾਗ _ਹੈ।੩੫੫। 

(ਇਸ ਦੀ) ਪੁਭਾ ਭੰਗ ਹੋਣ ਵਾਲੀ ਨਹੀਂ ਅਤੇ (ਇਸ ਦਾ) ਤਪ ਅਖੰਡ ਹੈ। (ਇਹ) 
ਵਿਕਾਰ _ਤੋੱ ਜਤੀ ਅਤੇ ਇੱਛਾ _ਰਹਿਤ ਜਾਪ _ਕਰਨ _ਵਾਲਾ _ਹੈ। _ਅਖੰਡ _ਬ੍ਰਤ _ਵਾਲਾ 


ਅਤੇ ਦੰਡ ਤੋਂ ਰਹਿਤ _ਤਨ ਵਾਲਾ _ਹੈ। _ਹਠ ਵਾਲੇ, _ਬੂਤ _ਧਾਰਨ _ਕਰਨ ਵਾਲੇ ਅਤੇ ਅਤ੍ਰੀ 
ਰਿਸ਼ੀ _ਦੇ ਪੁੰਤਰ _ਨੇ _ (ਅਜਿਹਾ ਵਿਚਾਰ _ਕੀਤਾ _ਹੈ)।੩੫੬। 

ਇਸ ਤਰ੍ਹਾਂ ਬਾਣ _ਬਣਾਉਣ ਵਾਲੇ ਨੂੰ _ਜਟਾਂ ਵਾਲੇ _ਹਠੀ ਅਤੇ _ਬੂਤ _ਧਾਰੀ (ਦੱਤ 
ਮੁਨੀ) ਵੇਖ ਕੇ ਰੀਝ _ਪਏ। (ਉਸ ਨੂੰ) ਮਨ ਵਿਚ ਪੰਦੂਵਾਂ ਮਹਾਨ ਗੁਰੂ ਮੰਨ _ਲਿਆ। (ਉਸ 
ਨੇ) _ਹਠ ਛਡ _ਕੇ ਸਾਰਿਆਂ ਸਮੇਤ _ਧੈਰੀ _ਪੌਣਾ _ਕੀਤਾ।੩੫੭। 


ਜੇ _ਕੋਈ ਇਸ ਤਰ੍ਹਾਂ ਪਰਮਾਤਮਾ _('ਨਾਹ”) ਨਾਲ ਪ੍ਰੇਮ _ਕਰੇ, _ਤਾਂ ਸੰਸਾਰ _ਸਾਗਰ 
ਦੀ ਅਥਾਹ ਧਾਰ ਤੋਂ ਪਾਰ ਹੋ _ਜਾਏਗਾ। _ਤਨ ਅਤੇ ਮਨ _ਦੇ ਭਰਮਾਂ ਨੂੰ ਪਾਸੇ ਰਖ _ਦਿੱਤਾ। 
(ਉਸ ਨੂੰ) ਪੰਦੂਵਾਂ ਗੁਰੂ _ਧਾਰਨ _ਕਰ _ਕੇ ਪੈਰੀਂ _ਪਏ। _੩੫੮। 


/ਏੈਥੋਂ_ਪੰਦੂਵੇ' ਗੁਰੂ _'ਭਾਨਨਰ” ਦਾ ਪੁਸੰਨਾ ਸਖਤ) _5%/ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਚਾਵਡਿ ਸੋਰਵੋ ਗੁਰੁ ਕਥਨੰ 
ਤੌਟਕਾ ਛੰਟ 
ਮੁਖ ਬਿਭੂਤ ਭਗਵੇ ਭੇਸ ਬਰੈ। ਸੁਭ ਸੋਭਤ ਚੇਲਕ ਸੰਗ ਨਰੋ। 
ਗੁਨ ਗਾਵਤ ਗੋਬਿੰਦ ਏਕ ਮੁਖੰ। ਬਨ _ਡੋਲਤ ਆਸ ਉਦਾਸ ਸੁਖੰ। ੩੫੯। 


ਸੁਭ ਸੂਰਤਿ ਪੂਰਤ ਨਾਦ ਨਵੈ। ਅਤਿ ਉਜਲ ਅੰਗ ਬਿਭੂਤ ਰਿਖੰ। 
ਨਹੀ _ਬੋਲਤ _ਡੋਲਤ ਦੇਸ _ਦਿਸੈ। ਗੁਨ _ਚਾਰਤ _ਧਾਰਤ _ਧ੍ਯਾਨ ਹਰੈ। _੩੬0। 


ਅਵਿਲੋਕਯ ਚਾਵੇਡਿ ਚਾਰੁ ਪੁਭੰ। ਗ੍ਰਿਹਿ ਜਾਤ ਉਡੀ ਗਹਿ_ਮਾਸੁ ਮੁਖੰ। 
ਲਖਿ ਕੈ ਪਲ ਚਾਵੇਡਿ ਚਾਰ ਚਲੀ। ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ। ੩੬੧। 


ਅਵਿਲੋਕਿਸ ਮਾਸ ਅਕਾਸ ਉਡੀ। ਅਤਿ ਜੁਧੁ ਤਹੀ ਤਿਹੈ ਸੈਗ ਮੰਡੀ। 
ਤਜਿ ਮਾਸੁ ਚੜਾ ਉਡਿ ਆਪ ਚਲੀ। ਲਹਿ ਕੈ ਚਿਤ ਚਾਵੇਡਿ ਚਾਰ ਬਲੀ। ੩੬੨। 


ਅਵਿਲੋਕਿ ਸੁ ਚਾਵੈਡਿ ਚਾਰ ਪਲੰ। ਤਜਿ ਤ੍ਰਾਸ ਭਾਈ ਥਿਰ ਭੂਮਿ ਥਲੈ। 
ਲਖਿ ਤਾਸੁ ਮਨੈ ਮੁਨਿ ਚਉਕ ਰਹ੍ਯੋ। ਚਿਤ ਸੋਰ੍ਹਸਵੇ ਗੁਰੁ ਤਾਸੁ ਕਹ੍ਯੋ। ੩੬੩। 


ਕੋਊ ਐਸ ਤਜੈ ਜਬ ਸਰਬ ਧਨੰ। ਕਰਿ ਕੈ ਬਿਨੁ ਆਸ ਉਦਾਸ ਮਨੈ। 
ਤਬ ਪਾਚਉ ਇੰਦੀ ਤਿਆਗ _ਰਹੈ। ਇਨ ਚੀਲਨ ਜਿਉ ਸੂਤ ਐਸ ਕਹੈ। ੩੬੪। 


/ਛਤਾ ਯ਼ੌਰੂਣੇਂ ਗੁਰ _ਝਾਵੀਡ ਸਆਪਤੰ/ _%੬/ 


ਅਥ ਦੁਧੀਰਾ _ਸਤਾਰਵੋ ਗੁਰੂ ਕਥਨੰ 
ਤੌਟਕਾ ਛੰਟਾ 
ਕਰਿ ਸੋਰਸਵੋਂ ਰਿਖਿ ਤਾਸੁ ਗੁਰੋ। ਉਠਿ ਚਲੀਆ ਬਾਟ ਉਦਾਸ ਚਿਤੈ। 
ਮੁਖਿ ਪੂਰਤ ਨਾਦਿ _ਨਿਨਾਦ ਧੁਨੰ। ਸੁਨਿ ਰੀਝਤ ਗੰਧ੍ਬ ਦੇਵ ਨਰੋ। _੩੬੫। 


ਚਲਿ ਜਾਤ ਭਏ ਸਰਿਤਾ ਨਿਕਟੈ। ਹਠਵੰਤ ਰਿਖੰ ਤਪਸਾ _ਬਿਕਟ। 

ਅਵਿਲੋਕ ਦੁਧੀਰਯਾ ਏਕ _ਤਹਾ। _ਉਛਰੰਤ ਹੁਤੇ ਨਦਿ _ਮਛ _ਜਹਾ। ੩੬੬। 
ਥਰਕੰਤ ਹੁਤੋ ਇਕ ਚਿਤ ਨਭੇ। ਅਤਿ ਉਜਲ ਅੰਗ ਸੁਰੰਗ ਸੁਭੇ। 

ਨਹੀ ਆਨਿ _ਬਿਲੋਕਤ ਆਪ ਦ੍ਰਿਗੈ। ਇਹ ਭਾਤਿ _ਰਹ੍ਯੋ _ਗਡ _ਮਛ _ਮਨੰ। ੩੬੭। 


ਰੁਦ੍ਰ ਅਵਤਾਰ ੨ਦ੫੧ 


ਹੁਣ ਚਾਂਵਡ ਨਾਂ ਦੇ ਸੋਲ੍ਹਵੇਂ ਗੁਰੂ ਦਾ ਕਥਨ 
ਤੱਟਕਾ ਛੰਟਾ 
(ਦੌਤ ਨੇ) ਮੁਖ ਉਤੇ ਵਿਭੂਤੀ (ਮਲੀ ਹੋਈ ਹੈ) ਅਤੇ ਸੁੰਦਰ ਭਗਵਾ ਭੇਸ ਧਾਰਨ ਕੀਤਾ 
ਹੋਇਆ ਹੈ। ਉਸ ਦੇ ਨਾਲ ਚੇਲਿਆਂ ਦਾ ਸ਼ੁਭ ਸਾਥ ਸੋਭ ਰਿਹਾ ਹੈ। ਮੂੰਹ ਨਾਲ ਇਕ ਗੋਬਿੰਦ ਦੇ 
ਗੁਣ ਗਾਉਂਦੇ ਹਨ। _ਬਨ ਵਿਚ ਸੁਖ ਦੀ ਆਸ ਤੋਂ ਵਿਰਕਤ ਡੋਲ ਰਹੇ ਹਨ।੩੫੯। 


ਸੁੰਦਰ ਸਰੂਪ _ਵਾਲਾ (ਦੱਤ) ਰਿਸ਼ੀ ਨਾਦ _ਪੂਰਦਾ ਜਾ ਰਿਹਾ _ਹੈ। ਅੰਗਾਂ ਉਤੇ ਰਿਸ਼ੀ 
ਨੇ ਅਤਿ ਉਜਲੀ _ਵਿਭੂਤੀ ਮਲੀ ਹੋਈ _ਹੈ। _(ਮੁਖ ਤੋਂ ਕੁਝ) _ਨਹੀਂ ਬੋਲਦਾ, ਦੇਸਾਂ ਦੇਸਾਂ 
ਫਿਰ ਰਿਹਾ ਹੈ। _ਹਰਿ-ਗੁਣ ਗਾਉਂਦਾ ਹੈ ਅਤੇ ਹਰਿ ਦਾ ਧਿਆਨ _ਧਾਰਦਾ ਹੈ।੩੬0। 


ਵਿਚ 
(ਉਸ ਨੇ) ਇਕ ਸੁੰਦਰ ਪ੍ਰਭਾ _ਵਾਲੀ ਇਲ _(ਚਾਂਵਡ) ਵੇਖੀ (ਜੋ) ਮੂੰਹ ਵਿਚ ਮਾਸ 
ਪਾਈ ਘਰ _ਵਲ ਉਡੀ ਜਾ ਰਹੀ ਸੀ। (ਉਸ) ਸੁੰਦਰ ਇਲ ਨੂੰ ਇਕ ਹੋਰ ਨੇ ਮਾਸ ਦਾ 


ਟੁਕੜਾ _ਲੈ ਜਾਂਦਿਆਂ ਵੇਖਿਆ (ਜੋ) ਉਸ ਤੋਂ ਜ਼ਿਆਦਾ ਤਕੜੀ _ਅਤੇ ਬਲਵਾਨ _ਸੀ।੩੬੧। 


(ਉਸ ਨੂੰ) ਮਾਸ ਦਾ ਟੁਕੜਾ ਲਏ ਹੋਇਆਂ ਆਕਾਸ਼ ਵਿਚ ਉਡੀ ਜਾਂਦੀ ਵੇਖ ਕੇ, 
(ਉਸ ਨੇ) ਉਸ ਨਾਲ ਉਥੇ ਹੀ ਯੁੱਧ ਮਚਾ ਦਿੱਤਾ। (ਉਸ) ਨੂੰ ਬਲਵਾਨ ਜਾਣ ਕੇ ਸੁੰਦਰ 


ਇਲ (ਚੜਾ?) ਮਾਸ ਦੇ ਟੁਕੜੇ ਨੂੰ ਛਡ ਕੇ ਆਕਾਸ਼ ਨੂੰ ਉਡ ਕੇ ਚਲੀ ਗਈ।੩੬੨। 


ਉਸ ਮਾਸ ('ਪਲੰ”) ਦੇ ਸੁੰਦਰ ਟੁਕੜੇ ਨੂੰ ਵੇਖ ਕੇ, ਡਰ ਨੂੰ ਛਡ ਕੇ ਧਰਤੀ ਉਤੇ 


ਸਥਿਰ ਹੋ ਗਈ। ਉਸ ਨੂੰ ਵੇਖ ਕੇ ਮੁਨੀ (ਦੌਤ) ਮਨ ਵਿਚ ਹੈਰਾਨ ਹੋ ਰਿਹਾ ਹੈ। (ਫਿਰ) 
ਚਿਤ _ਵਿਚ ਉਸ ਨੂੰ ਸੋਲ੍ਹਵਾਂ ਗੁਰੂ ਕਹਿ _ਦਿੱਤਾ _ਹੈ।੩੬੩। 

ਜਦੋਂ ਕੋਈ ਇਸ ਤਰ੍ਹਾਂ (ਦੁਖ ਦਾ ਕਾਰਨ _ਸਮਝ ਕੇ) ਸਾਰੇ _ਧਨ ਨੂੰ ਛਡ ਦਿੰਦਾ 
ਹੈ ਅਤੇ ਮਨ ਨੂੰ ਆਸ ਤੋਂ ਬਿਨਾ ਉਦਾਸ (ਵਿਰਕਤ) ਕਰ ਲੈਂਦਾ ਹੈ। ਤਦ ਪੰਜੇ ਇੰ ਨ 
(ਵਿਸ਼ਿਆਂ ਨੂੰ) ਤਿਆਗ ਕੇ _ਅਚਲ ਹੋ ਜਾਂਦੀਆਂ _ਹਨ। ਇਨ੍ਹਾਂ `ਇਲਾਂ ਵਾਂਗ ਵੇਦ ਵੀ ਇਸੇ 
ਤਰ੍ਹਾਂ _ਕਹਿੰਦੇ _ਹਨ।੩੬੪। 


/2ੈਥੋਂ ਸੌਨੂਵੇ' ਗਠੂ _'ਠਾਂਵਡ' ਦਾ ਪੁਸੰਨਾ ਸਨਆਖਤ/ %/ 


ਉਸ ਨੂੰ ਸੋਲ੍ਹਵਾਂ ਗੁਰੂ ਕਰ ਕੇ (ਦੱਤ) ਰਿਸ਼ੀ ਉਦਾਸ ਚਿਤ ਨਾਲ _ਰਾਹ ਉਤੇ ਤੁਰ 
ਪਿਆ। _(ਉਸ ਦਾ) ਮੂੰਹ ਸ਼ਬਦਾਂ ਦੀ ਨਿਰੰਤਰ ਧੁਨ _ਨਾਲ ਭਰਿਆ ਹੋਇਆ ਸੀ। (ਇਹ 
ਗੱਲ) ਸੁਣ ਕੇ ਦੇਵਤੇ, _ਗੰਧਰਬ _ਅਤੇ _ ਮਨੁੱਖ _ਮੋਹਿਤ ਹੋ ਰਹੇ _ਸਨ।੩੬੫। 


ਜਾਂਦੇ ਜਾਂਦੇ ਨਦੀ ਦੇ _ਕੈਢੇ ਨੇੜੇ _ਜਾ ਪਹੁੰਚਿਆ ਜੋ ਹਠ ਵਾਲਾ _ਅਤੇ _ਕਠੋਰ 


ਤਪਸਵੀ ਰਿਸ਼ੀ _ਸੀ। (ਉਸ ਨੇ) ਉਥੇ ਇਕ _'ਦੁਧੀਰਾ” ਪੰਛੀ _ਵੇਖਿਆ, ਜਿਥੇ ਨਦੀ ਵਿਚ 
ਮਛਲੀਆਂ _ਉਛਲ ਰਹੀਆਂ _ਸਨ।੩੬੬। 

(ਉਹ ਪੰਛੀ) ਇਕ _ਚਿਤ ਹੋਕੇ ਆਕਾਸ਼ ਵਿਚ _ਥਿਰਕ _ਰਿਹਾ _ਸੀ। _ਉਹ ਬੜੇ 
ਉਜਲੇ _ਸ਼ਰੀਰ _ਅਤੇ _ਸੋਹਣੇ _ਰੰਗ _ਵਾਲਾ _ਸੀ। _ ਆਪਣੀਆਂ _ਔਖਾਂ _ਨਾਲ _ਉਹ ਹੋਰ ਕਿਸੇ 


ਨੂੰ ਵੇਖਦਾ ਹੀ ਨਹੀਂ _ਸੀ। _ਇਸ ਤਰ੍ਹਾਂ ਉਸ _ਦਾ ਮਨ ਮੱਛੀਆਂ ਵਿਚ _ਗਡਿਆ ਹੋਇਆ 
ਸੀ।੩੬੭। 


ਸੀ _ਦਸਮ-ਗ੍ਰੰਥ _ਸਾਹਿਬ 


ਤਹਾ ਜਾਇ ਮਹਾ ਮੁਨਿ ਮਜਨ ਕੈ। ਉਠਿ ਕੈ ਹਰਿ ਧਿਆਨ ਲਗਾ ਸੁਚ ਕੈ। 
ਨ ਟਰੋ ਤਬ ਲੌ ਵਹ ਮਛ ਅਰੀ। ਰਥ ਸੂਰ ਅਥਿਓ ਨਹ ਡੀਠ ਟਰੀ। ੩੬੮। 


ਥਰਕੈਤ ਰਹਾ ਨਭਿ ਮਛ _ਕਟੈ। ਰਥ ਭਾਨੁ ਹਟਿਓ ਨਹੀ ਧ੍ਯਾਨ ਛੁਟ। 
ਅਵਿਲੋਕ ਮਹਾ ਮੁਨਿ ਮੋਹਿ ਰਹਿਓ। ਗੁਰੁ _ਸਤ੍ਸਵੋ ਕਰ ਤਾਸੁ _ਕਹਿਓ। ੩੬੯। 


/ਛਤਾ ਸਤਾਰਵੈਂ ਗੁਰੂ _ਟਗੌਰਾ ਸਆਯਤੰ/ _9੭/ 


ਅਥ _ਮ੍ਹਿਗਹਾ _ਅਠਾਰਸਵੋ ਗੁਰੂ _ਬਰਨਨੰ 
ਤੱਟਕਾ ਛੰਦਾ 
ਕਰਿ ਮਜਨ ਗੋਬਿੰਦ ਗਾਇ ਗੁਨੰ। ਉਠਿ ਜਾਤਿ ਭਏ ਬਨ ਮਧਿ ਮੁਨੰ। 
ਜਹ ਸਾਲ _ਤਮਾਲ ਮਢਾਲ ਲਸੈ। ਰਥ ਸੂਰਜ ਕੇ ਪਗ ਬਾਜ _ਫਸੈ। ੩੭0। 


ਅਵਿਲੋਕ ਤਹਾ ਇਕ ਤਾਲ ਮਹਾ। __ਰਿਖਿ ਜਾਤ ਭਏ ਹਿਤ ਜੋਗ ਜਹਾ। 
ਤਹ ਪਤ੍ਹਣ ਮਧ ਲਹ੍ਯੋ _ਮ੍ਰਿਗਹਾ। ਤਨ _ਸੋਭਤ ਕੰਚਨ _ਸੁਧ ਪੂਭਾ। _੩੭੧। 
ਕਰਿ ਸੈਧਿਤ ਬਾਣ _ਕਮਾਣ ਸਿਤੌ। ਮ੍ਰਿਗ ਮਾਰਤ ਕੋਟ ਕਰੋਰ ਕਿਤੇ। 

ਸਭ ਸੈਨ ਮੁਨੀਸਰ ਸੈਗਿ ਲਏ। ਜਹ _ਕਾਨਨ ਥੋ ਤਹ ਜਾਤ ਭਏ। ੩੭੨। 


ਕਨਕੇ ਦੁਤਿ ਉਜਲ ਅੰਗ ਸਨੇ। ਮੁਨਿ ਰਾਜ ਮਨੰ ਰਿਤੁ ਰਾਜ ਬਨੇ। 
ਰਿਖਿ ਸੰਗ ਸਖਾ _ਨਿਸਿ ਬਹੁਤ ਲਏ। ਤਿਹ ਬਾਰਿਧ ਦੂਜ ਬਿਲੋਕਿ ਗਏ। ੩੭੩। 


ਰਿਖਿ ਬੋਲਤ _ਘੋਰਤ ਨਾਦ _ਨਵੈ। ਤਿਹ ਠਉਰ _ਕੁਲਾਹਲ ਉਚ ਹੂਅੰ। 
ਜਲ ਪੀਵਤ ਠਉਰ ਹੀ ਠਉਰ ਮੁਨੀ। ਬਨ ਮਧਿ ਮਨੋ ਰਿਖ ਮਾਲ ਬਨੀ। ੩੭੪। 


ਅਤਿ ਉਜਲ ਅੰਗ ਬਿਕੂਤ _ਧਰੈ। ਬਹੁ _ਭਾਤਿ ਨ੍ਯਾਸ _ਅਨਾਸ ਕਰੈ। 
ਨਿਵਲ੍ਯਾਦਿਕ ਸਰਬੈ ਕਰਮ _ਕੀਏ। _ਰਿਖਿ ਸਰਬ ਚਹੂੰ ਚਕ ਦਾਸ _ਥੀਏ। _੩੭੫। 
ਅਨਭੰਗ ਅਖੰਡ _ਅਨੰਗ _ਤਨੰ। ਬਹੁ _ਸਾਧਤ ਨ੍ਯਾਸ ਸੈਨ੍ਯਾਸ _ਬਨੰ। 

ਜਟ ਸੋਹਤ ਜਾਨੁਕ ਧੂਰ ਜਟੀ। ਸਿਵ ਕੀ ਜਨੁ ਜੋਗ ਜਟਾ_ਪ੍ਰਗਟੀ। ੩੭੬। 


ਸਿਵ ਤੇ ਜਨੁ ਗੰਗ ਤਰੰਗ ਛੁਟੇ। ਇਹ ਹੁਇ ਜਨ ਜੋਗ ਜਟਾ ਪੁਗਟੇ। 
ਤਪ ਸਰਬ ਤਪੀਸਨ ਕੇ ਸਬ _ਹੀ। ਮੁਨਿ ਜੇ ਸਬ ਛੀਨ ਲਏ ਤਬ ਹੀ। ੩੭੭। 


ਰੁਦ੍ਰ ਅਵਤਾਰ ੨੫੬੩ 


ਉਥੇ ਜਾ ਕੇ ਮਹਾ ਮੁਨੀ ਨੇ ਇਸ਼ਨਾਨ ਕੀਤਾ ਅਤੇ ਫਿਰ ਸੁਚੇ ਹੋ ਕੇ ਹਰਿ ਦੇ ਧਿਆਨ 
ਵਿਚ ਉਠ ਕੇ ਲਗ ਗਿਆ। ਉਹ ਮੌਛੀਆਂ ਦਾ ਵੈਰੀ ਇੰਨੇ ਚਿਰ ਤਕ ਵੀ ਉਥੋਂ ਹਟਿਆ 
ਨਹੀਂ _ਸੀ। ਸੂਰਜ ਦਾ ਰਥ ਭਾਵੇਂ ਤੁਰ ਗਿਆ ਹੈ (ਭਾਵ ਰਾਤ ਪੈ ਗਈ ਹੈ) ਪਰ ਦੁਧੀਰੇ 
ਦੀ ਨਜ਼ਰ _ (ਮੱਛੀਆਂ ਤੋਂ) _ਟਲੀ ਨਹੀਂ _ਹੈ।੩੬੮। 

ਮੌਛੀਆਂ ਨੂੰ _ਕਟਣ _ (ਖਾਣ) _ਵਾਲਾ _(ਦੁਧੀਰਾ) _ਉਥੇ _ਬਿਰਕਦਾ _ਹੀ__ਰਿਹਾ। _ਸੂਰਜ 
ਦਾ ਰਥ ਭਾਵੇਂ ਟਲ ਗਿਆ ਹੈ ਪਰ ਉਸ ਦਾ ਧਿਆਨ ਨਹੀਂ ਛੁਟਿਆ ਹੈ। (ਉਸ ਨੂੰ) ਵੇਖ 
ਕੇ ਮਹਾ ਮੁਨੀ ਮੋਹਿਤ ਹੋ __ਗਿਆ। _ਉਸ ਨੂੰ ਆਪਣਾ _ਸਤਾਰ੍ਹਵਾਂ ਗੁਰੂ ਕਹਿ _ਦਿੱਤਾ।੩੬੯। 

/ਟੈਲੋਂ ਸਤਾਨੂਵਾਂ ਗੁਰੂ _'ਏਲੀਰਾ” ਸ਼ਮਘਤ/ _5%੭/ 
ਹੁਣ 'ਮ੍ਰਿਗਹਾ” ਅਠਾਰ੍ਹਵੇਂ ਗੁਰੂ ਦਾ ਕਥਨ 

ਤੌੱਟਕਾ ਛੰਦ 

ਇਸ਼ਨਾਨ _ਕਰ _ਕੇ ਅਤੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ, ਮੁਨੀ 
ਉਠ ਕੇ ਬਨ ਵਿਚ ਚਲਾ ਗਿਆ। ਜਿਥੇ ਸਾਲ, ਤਮਾਲ ਅਤੇ ਮਢਾਲ ਨਾਂ ਦੇ ਬ੍ਰਿਛ _ਸ਼ੋਭਦੇ 
ਸਨ ਅਤੇ (ਜਿਸ ਵਿਚ) ਸੂਰਜ ਦੇ ਰਥ ਦੇ ਘੋੜਿਆਂ ਦੇ ਪੈਰ ਫਸੇ ਹੋਏ _ਸਨ।੩੭0। 

ਉਥੇ (ਉਸ ਨੇ) ਇਕ ਵੱਡਾ _ਤਲਾ _ਵੇਖਿਆ। ਉਥੇ _ਯੋਗ _ਸਾਧਨਾ ਕਰਨ ਲਈ ਰਿਸ਼ੀ 
ਚਲਿਆ _ਗਿਆ। ਉਥੇ _ਪੌਤਰਾਂ ਦੇ ਓਹਲੇ _(ਦੌਤ ਮੁਨੀ ਨੇ) ਇਕ ਸ਼ਿਕਾਰੀ ਵੇਖਿਆ। ਉਸ 
ਦਾ ਤਨ ਸ਼ੁੱਧ ਸੋਨੇ ਵਾਂਗ _ ਚਮਕਦਾ _ਸੀ।੩੭੧। 

(ਉਸ ਨੇ) ਹੱਥ ਵਿਚਲੀ ਕਮਾਨ _ਵਿਚ _ਲਿਸ਼ਕਦਾ ਹੋਇਆ ਤੀਰ _ਕਸਿਆ ਹੋਇਆ 
ਸੀ। _(ਉਹ) ਹਿਰਨਾਂ ਨੂੰ ਮਾਰਨ _ਲਈ _ਕਰੋੜਾਂ ਜੁਗਤਾਂ ਕਰਦਾ ਹੁੰਦਾ _ਸੀ। _(ਦੌਤ) ਸੇਵਕਾਂ 


ਦੇ ਸਾਰੇ ਜੱਥੇ ਨੂੰ _ਨਾਲ ਲਿਆਂ ਉਥੇ ਪਹੁੰਚ _ਗਿਆ, ਜਿਥੇ _ਉਹ _ਬਨ _ਸੀ।੩੭੨। 

(ਉਸ ਦੇ) ਸੋਨੇ ਰੈਗੇ ਉਜਲੇ ਅੰਗ ਚਮਕ _ਰਹੇ ਸਨ, ਮਾਨੋ ਮੁਨੀ ਰਾਜ ਬਸੰਤ ਰੁਤ 
ਬਣੇ _ਹੋਣ। ਰਾਤ ਨੂੰ ਰਿਸ਼ੀ ਨੇ ਬਹੁਤ ਸੇਵਕ ਨਾਲ ਲਏ ਹੋਏ ਸਨ ਜਿਨ੍ਹਾਂ ਵਿਚ (ਰਿਸ਼ੀ) 
ਬਦਲ _ ਵਿਚ _ਦੂਜ _(ਦੇ ਚੰਦਮੇ) _ਵਾਂਗ _ਵੇਖਿਆ ਗਿਆ _ ਸੀ।੩੭੩। 

ਰਿਸ਼ੀ _(ਬਦਲਾਂ ਵਾਂਗ) _ਉੱਚਾ _ਨਾਦ _ਕਰਦਾ _ਸੀ। ਉਥੇ _ਬਹੁਤ _ਉੱਚਾ _ਰੌਲਾ _ਰੌਪਾ 
ਮਚਿਆ ਹੋਇਆ _ਸੀ। ਮੁਨੀ ਲੋਕ ਥਾਂ ਥਾਂ ਉਤੇ ਜਲ ਪਾਨ ਕਰ ਰਹੇ ਸਨ, ਮਾਨੋ ਬਨ 
ਵਿਚ _ ਰਿਸ਼ੀਆਂ _ਦੀ _ ਮਾਲਾ _ ਬਣੀ _ਹੋਈ _ਹੋਵੇ।੩੭੪। 

(ਰਿਸ਼ੀ ਨੇ) ਸ਼ਰੀਰ _ਉਤੇ _ਉਜਲੀ _ਵਿਭੂਤੀ ਮਲੀ _ਹੋਈ _ਸੀ। _ਬਿਨਾ _ਕਿਸੇ ਆਸ 
ਦੇ ਯੋਗ ਦੀਆਂ ਵਿਧੀਆਂ _ਕਰਦਾ _ਸੀ। _ਨਿਉਲੀ ਆਦਿ _ਸਾਰੇ ਕਰਮ _ਕਰਦਾ _ਸੀ। ਚੌਹਾਂ 
ਚੱਕਾਂ ਦੇ ਲੋਕ ਰਿਸ਼ੀ ਦੇ ਦਾਸ ਹੋ ਗਏ _ਸਨ।੩੭੫। 

(ਉਸ ਦਾ) ਸ਼ਰੀਰ _ਕਾਮਦੇਵ ਵਾਂਗ _ਅਭੰਗ ਅਤੇ ਅਖੰਡ _ਸੀ। _ਬਨ ਵਿਚ _ਸੈਨਿਆਸ 
ਦੀਆਂ ਬਹੁਤ ਵਿਧੀਆਂ _ਸਾਧੀਆਂ ਹੋਈਆਂ _ਸਨ। _ਜਟਾਵਾਂ _ਸੋਭਦੀਆਂ ਸਨ, ਮਾਨੋ ਸ਼ਿਵ _ਹੋਵੇ। 
(ਇੰਜ ਪੁਤੀਤ ਹੁੰਦਾ ਸੀ) ਮਾਨੋ ਸ਼ਿਵ ਦੀਆਂ ਜੋਗ _ਜਟਾਵਾਂ ਹੀ _ਪੁਗਟ ਹੋਈਆਂ ਹੋਣ।੩੭੬। 

(ਜਟਾਵਾਂ) ਮਾਨੋ ਸ਼ਿਵ ਦੇ ਸਿਰੋਂ ਨਿਕਲ ਰਹੀ ਗੰਗਾ _ਦੀਆਂ ਧਾਰਾਵਾਂ ਵਾਂਗ _ਖਿਲਰ 
ਰਹੀਆਂ ਹੋਣ। (ਇੰਜ ਪ੍ਰਤੀਤ ਹੋ ਰਿਹਾ ਹੈ ਕਿ) ਇਹ (ਦੱਤ) ਯੋਗ _ਦੀਆਂ ਜਟਾਵਾਂ ਵਿਚੋਂ 
ਪ੍ਰਗਟ _ਹੋ__ਰਿਹਾ _ਹੋਵੇ। _ਸਾਰਿਆਂ _ਤਪਸਵੀਆਂ _ਨੇ (ਦੱਤ _ਸਮੇਤ) _ਖੂਬ _ਤਪ _ਕੀਤਾ। _ ਮੁਨੀ 
ਨੇ ਜੇਹੜੇ _(ਬਲਵਾਨ _ਸਨ, _ ਉਨ੍ਹਾਂ ਦੀਆਂ ਸ਼ਕਤੀਆਂ ਨੂੰ) ਖੋਹ _ਲਿਆ ਸੀ (ਅਰਥਾਤ _ਹੀਨ 
ਕਰ ਦਿੱਤਾ ਸੀ)।੩੭੭। 


ਸੀ _ਦਸਮ-ਗ੍ਰੰਥ _ਸਾਹਿਬ 


ਸੂਤ ਜੇਤਿਕ ਨ੍ਯਾਸ ਉਦਾਸ ਕਹੇ। ਸਬ ਹੀ _ਰਿਖਿ ਅੰਗਨ ਜਾਨ _ਲਏ। 
ਘਨ ਮੈ ਜਿਮ ਬਿਦੁਲਤਾ ਝਮਕੈ। ਰਿਖਿ ਮੋ ਗੁਨ ਤਾਸ ਸਬੈ ਦਮਕੈ। ੩੭੮। 


ਜਸ ਛਾਡਤ ਭਾਨੁ ਅਨੰਤ ਛਟਾ। _ਰਿਖਿ ਕੇ ਤਿਮ ਸੋਭਤ ਜੋਗ ਜਟਾ। 
ਜਿਨ ਕੀ ਦੁਖ ਫਾਸ ਕਹੂੰ ਨ ਕਟੀ। ਰਿਖਿ ਭੇਟਤ ਤਾਸੁ ਛਟਾਕ ਛੁਟੀ। ੩੭੯। 


ਨਰ ਜੋ ਨਹੀ ਨਰਕਨ ਤੇ ਨਿਵਰੈ। ਰਿਖਿ ਭੇਟਤ ਤਉਨ ਤਰਾਕ ਤਰੈ। 
ਜਿਨ ਕੇ ਸਮਤਾ ਕਹੂੰ ਨਾਹਿ ਠਟੀ। ਰਿਖਿ ਪੂਜਿ ਘਟੀ ਸਬ ਪਾਪ ਘਟੀ। ੩੮0। 


ਇਤ _ਬਧਿ ਤਉਨ ਬਿਠੋ ਮ੍ਗਹਾ। ਜਸ ਹੇਰਤ ਛੇਰਿਨਿ ਭੀਮ ਭਿਡਹਾ। 
ਤਿਹ ਜਾਨ _ਰਿਖੀਨ ਹੀ ਸਾਸ ਸਸ੍ਯੋ। ਮ੍ਰਿਗ ਜਾਨ ਮੁਨੀ ਕਹੁ ਬਾਨ ਕਸ੍ਯੋ। ੩੮੧। 


ਸਰ ਪੇਖ ਸਬੈ ਤਿਹ ਸਾਧ ਕਹੈ। ਮ੍ਰਿਗ ਹੋਇ ਨ ਰੇ ਮੁਨਿ ਰਾਜ ਇਹੈ। 
ਨਹ ਬਾਨ _ਸਰਾਸਨ ਪਾਨ _ਤਜੇ। ਅਸ ਦੇਖਿ ਦ੍ਰਿੜ ਮੁਨਿ ਰਾਜ ਲਜੇ। ੩੮੨। 


ਬਹੁਤੇ ਚਿਰ ਜਿਉ ਤਿਹ ਧ੍ਯਾਨ ਛੁਟਾ। ਅਵਿਲੋਕ ਧਰੇ _ਰਿਖਿ ਪਾਲ ਜਟਾ। 
ਕਸ ਆਵਤ ਹੋ ਡਰੁ ਡਾਰਿ ਅਬੈ। ਮੁਹਿ ਲਾਗਤ ਹੋ ਮ੍ਰਿਗ ਰੂਪ ਸਬੈ। ੩੮੩। 


ਰਿਖ ਪਾਲ _ਬਿਲੋਕਿ ਤਿਸੈ ਦਿੜਤਾ। ਗੁਰੂ ਮਾਨ ਕਰੀ _ਬਹੁਤੈ _ਉਪਮਾ। 
ਮ੍ਰਿਗ ਸੋ ਜਿਹ ਕੋ ਚਿਤ ਐਸ ਲਗ੍ਯੋ। ਪਰਮੇਸਰ ਕੈ ਰਸ ਜਾਨ ਪਗ੍ਯੋ। ੩੮੪। 


ਕੋ ਤਬ ਪ੍ਰੇਮ ਪ੍ਰਸੀਜ ਹੀਆ। ਗੁਰ ਠਾਰਸਮੋ ਮ੍ਰਿਗ ਨਾਸ ਕੀਆ। 


ਮੁਨ 
ਮਨ ਮੋ ਤਬ ਦਤ ਬੀਚਾਰ ਕੀਆ। ਗੁਨ ਮਿਰਿਗਹਾ ਕੋ ਚਿਤ ਬੀਚ ਲੀਆ। ੩੮੫। 


ਹਰਿ ਸੋ ਹਿਤੁ ਜੋ ਇਹ ਭਾਤਿ ਕਰੈ। ਭਵ ਭਾਰ ਅਪਾਰਹ ਪਾਰ ਪਰੈ। 
ਮਲ ਅੰਤਰਿ _ਯਾਹੀ ਇਸਨਾਨ ਕਟੈ। ਜਗ ਤੇ ਫਿਰਿ ਆਵਨ ਜਾਨ ਮਿਟੈ। ੩੮੬। 


ਗੁਰੂ ਜਾਨ ਤਬੈ ਤਿਹ ਪਾਇ ਪਰਾ। ਭਵ ਭਾਰ ਅਪਾਰ ਸੁ ਪਾਰ ਤਰਾ। 
ਦਸ ਅਸਟਸਮੋ ਗੁਰੂ _ਤਾਸੁ _ਕੀਯੋ। ਕਬਿ _ਬਾਧਿ ਕਬਿਤਨ ਮਧਿ ਲੀਯੋ। ੩੮੭। 


ਸਬ ਹੀ ਸਿਖ ਸੰਜੁਤਿ ਪਾਨ ਗਹੇ। ਅਵਿਲੋਕਿ ਚਰਾਚਰਿ ਚਉਧ _ਰਹੇ। 
ਪਸੁ ਪਛ _ਚਰਾਚਰ ਜੀਵ _ਸਬੈ। ਗਣ ਗੰਧ੍ਹਬ ਭੂਤ _ਪਿਸਾਚ ਤਬੈ। ੩੮੮। 


/ਏਤ ਅਠਦਸਵਂ ਗੁਰੂ _,#ਕਹਾ ਸਮਖਤੰ/ 9੮ 


ਰੁਦ੍ਰ ਅਵਤਾਰ ਵਪ੫ 


ਵੇਦਾਂ ਵਿਚ ਜਿਤਨੇ ਵੀ ਯੋਗ ਸਾਧਨ ਕਹੇ ਗਏ ਹਨ, ਉਹ ਸਾਰੇ ਹੀ ਰਿਸ਼ੀ ਨੇ 
ਉਤੇ ਸਾਧ _ਲਏ _ਹਨ। ਜਿਵੇਂ ਬਦਲ ਵਿਚ _ਬਿਜਲੀ ਚਮਕਦੀ ਹੈ, ਉਸੇ ਤਰ੍ਹਾਂ _ਰਿਸ਼ੀ 
ਗੁਣ _ਚਮਕਾਂ _ ਮਾਰ _ਰਹੇ _ਹਨ।੩੭੮। 


ਵੀ ਨਹੀਂ ਬੈਠਦੀ ਸੀ (ਅਰਥਾਤ ਪਰਮੇਸ਼ਰ ਨਾਲ ਮੇਲ ਨਹੀਂ ਹੋ ਰਿਹਾ ਸੀ), 
ਦੀ ਘੜੀ _ਭਰ ਪੂਜਾ _ਕਰਦਿਆਂ ਹੀ (ਉਨ੍ਹਾਂ ਦੇ) ਪਾਪ _ਘਟ ਗਏ _ਹਨ।੩੮0। 
ਇਧਰ _ਉਹ _ ਸ਼ਿਕਾਰੀ (ਸ਼ਿਕਾਰ ਦੀ) _ਟੋਹ ਵਿਚ _ਬੈਠਾ ਹੋਇਆ ਸੀ ਜਿਵੇਂ ਭੇਡਾਂ 
ਨੂੰ ਮਾਰਨ _ਵਾਲਾ ਭਿਆਨਕ _(ਬਘਿਆੜ) _ਛੇਲੀਆਂ ਵਲ ਵੇਖ ਰਿਹਾ ਹੈ। ਉਸ ਨੇ ਰਿਸ਼ੀ 
ਨੂੰ ਹਿਰਨ _ਸਮਝ _ਕੇ ਸਾਹ _ਰੋਕ _ਲਿਆ ਅਤੇ ਮੁਨੀ ਨੂੰ ਮਾਰਨ _ਲਈ _ਤੀਰ ਖਿਚ 
ਲਆ।੩੮੧। 
ਸਾਰਿਆਂ ਸਾਧਾਂ _ਨੇ _ਕਸੇ ਹੋਏ ਤੀਰ ਨੂੰ ਵੇਖ ਕੇ ਉਸ ਨੂੰ ਕਿਹਾ ਕਿ ਇਹ ਹਿਰਨ 
ਨਹੀਂ, ਮੁਨੀ ਰਾਜ ਹੈ। (ਪਰ) ਉਸ ਨੇ ਹੱਥ ਵਿਚੋਂ ਧਨੁਸ਼ ਬਾਣ ਨ ਛਡਿਆ। (ਉਸ ਦੀ) 
ਅਜਿਹੀ _ ਦ੍ਰਿੜ੍ਹਤਾ _ਵੇਖ _ਕੇ ਮੁਨੀ _ਰਾਜ _ ਸ਼ਰਮਸਾਰ _ਹੋ __ ਗਏ।੩੮੨। 


ਸ਼ੋਭ 

ਰਿਸ਼ੀ 

ਉਹ _ਝਟਪਟ (ਦੁਖ ਦੇ ਸਾਗਰ ਨੂੰ) ਤਰ _ਗਏ _ਹਨ। (ਪਾਪਾਂ _ਕਾਰਨ) ਜਿਨ੍ਹਾਂ _ਦੀ _ਸਮਤਾ 
ਕਿਸੇ ਨਾਲ 

ਰਿਸ਼ੀ 


੭ 


ਰਿਸ਼ੀਆਂ ਦੇ ਪਾਲਕ (ਦੱਤ) ਨੇ ਉਸ ਦੀ ਇਸ ਦ੍ਰਿੜ੍ਹਤਾ ਨੂੰ ਵੇਖ ਕੇ, (ਉਸ ਨੂੰ) 


ਗੁਰੂ ਮੰਨ _ਕੇ ਬਹੁਤ _ਸਾਰੀ _ਉਪਮਾ _ਕੀਤੀ। _ਜਿਸ _ਦਾ _ਚਿਤ _ਹਿਰਨ ਨਾਲ _ਇਸ ਤਰ੍ਹਾਂ 


ਲਗਾ _ਹੈ, _ਮਾਨੋ _ਪਰਮੇਸ਼ਵਰ _ਦੇ ਪ੍ਰੇਮ ਰਸ ਵਿਚ _ਮਗਨ _ਹੋਵੇ।੩੮੪। 

ਤਦ ਮੁਨੀ ਦਾ _ਹਿਰਦਾ ਪ੍ਰੇਮ _ਨਾਲ _ਪਸੀਜ _ਗਿਆ ਅਤੇ ਹਿਰਨ ਨੂੰ ਮਾਰਨ ਵਾਲੇ 
ਨੂੰ _ਅਠਾਰ੍ਹਵਾਂ ਗੁਰੂ _ਕੀਤਾ। _ਤਦ ਦੱਤ _ਨੇ _ਮਨ ਵਿਚ ਵਿਚਾਰ ਕੀਤਾ _ਅਤੇ _ ਸ਼ਿਕਾਰੀ ਦੇ 
ਗੁਣਾਂ ਨੂੰ ਲਿਆ।੩੮੫। 


੮ 


ਆਣਾ _ ਜਾਣਾ _ ਸਮਾਪਤ _ਹੋਂ__ ਜਾਂਦਾ _ਹੈ।੩੮੬। 

ਉਸ ਨੂੰ ਗੁਰੂ ਜਾਣ ਕੇ (ਰਿਸ਼ੀ) ਪੈਰੀਂ ਪੈ ਗਿਆ ਅਤੇ ਅਪਾਰ _ਸੰਸਾਰ ਰੂਪ 
ਨੂੰ ਪਾਰ ਕਰ _ਲਿਆ। ਉਸ ਨੂੰ ਅਠਾਰ੍ਹਵਾਂ ਗੁਰੂ ਕੀਤਾ ਅਤੇ ਕਵੀ ਨੇ (ਇਸ 
ਵਿਚ _ ਬੰਨ੍ਹ _ਲਿਆ।੩੮੭। 

ਹੀ ਸੇਵਕਾਂ ਸਮੇਤ (ਉਸ ਦੇ) ਪੈਰ ਪਕੜ _ਲਏ। _(ਜਿਸ ਨੂੰ) ਵੇਖ ਕੇ ਜੜ 
ਹੈਰਾਨ ਹੋ _ਗਏ। _ਪਸ਼ੂ-ਪੰਛੀ ਅਤੇ _ਚਰ, _ਅਚਰ, _ਗਣ, _ਗੰਧਰਬ, ਭੂਤ, _ਪਿਸ਼ਾਚ 
ਜੀਵ _ਉਸ _ ਵੇਲੇ (ਹੈਰਾਨੀ ਦੀ ਅਵਸਥਾ _ਵਿਚ _ਹੋ _ਗਏ)।੩੮੮। 
/ਏੈਥੋਂ_ ਅਨਾਨ੍ਹਵੇ' ਗੁਰੂ /ਨੈਕਾਨੀ (ਨਹਾ? ਫਾ_ਪੂਸੰਨ ਸਪਤ) _$੮/ 


ਤੂ ਕੋ ਤੂ ਗਜ ਰੂ 


ਸੀ _ਦਸਮ-ਗ੍ਰੰਥ _ਸਾਹਿਬ 


ਅਥ _ਨਲਨੀ ਸੁਕ _ਉਨੀਵੋ ਗੁਰੂ ਕਥਨੰ 
/ਕੁਪਾਣ ਕਰਤ ਛੱਟ 

ਮੁਨਿ ਅਤਿ ਅਪਾਰ। ਗਣ ਗੁਣ ਉਦਾਰ। 
ਬਿਦਿਆ _ਬਿਚਾਰ। ਨਿਤ ਕਰਤ _ਚਾਰ। _੩੮੯। 
ਲਖਿ _ਛਬਿ ਸੁਰੈਗ। _ਲਾਜਤ _ਅਨੰਗ। 

ਪਿਖਿ ਬਿਮਲ ਅੰਗ। ਚਕਿ ਰਹਤ ਗੰਗ। _੩੯0। 
ਲਖਿ ਦੁਤਿ ਅਪਾਰ। _ਰੀਝਤ _ਕੁਮਾਰ। 
ਗ੍ਯਾਨੀ _ਅਪਾਰ। _ਗੁਨ ਗਨ _ਉਦਾਰ। _੩੯੧। 
ਅਬ੍ਯਕਤ _ਅੰਗ। _ਆਭਾ _ਅਭੰਗ। 

ਸੋਭਾ ਸੁਰੰਗ ਤਨ ਜਨੁ _ਅਨੰਗ। _੩੯੨। 
ਬਹੁ _ਕਰਤ _ਨ੍ਯਾਸ। _ਨਿਸਿ ਦਿਨ ਉਦਾਸ। 
ਤਜਿ ਸਰਬ ਆਸ। ਅਤਿ ਬੁਧਿ ਪ੍ਰਕਾਸ। ੩੯੩। 
ਤਨਿ _ਸਹਤ ਧੂਪ। _ਸੰਨ੍ਯਾਸ ਭੂਪ। 

ਤਨਿ ਛਬਿ ਅਨੂਪ। ਜਨੁ ਸਿਵ _ਸਰੂਪ। ੩੯੪। 


ਮੁਖ ਛਬਿ ਪ੍ਰਚੰਡ। ਆਭਾ _ਅਭੰਗ। 

ਜੁਟਿ ਜੋਗ ਜੰਗ। ਨਹੀ ਮੁਰਤ ਅੰਗ। ੩੯੫। 
ਅਤਿ _ਛਬਿ ਪੁਕਾਸ। _ਨਿਸਿ _ਦਿਨ ਨਿਰਾਸ। 
ਮੁਨਿ ਮਨ ਸੁਬਾਸ। ਗੁਨ ਗਨ _ਉਦਾਸ। _੩੯੬। 


ਅਬ੍ਯਕਤ ਜੋਗ। ਨਹੀ ਕਉਨ ਸੋਗ। 

ਨਿਤਪੁਤਿ _ਅਰੋਗ। _ਤਜਿ _ਰਾਜ _ਭੋਗ। _੩੯੭। 
ਮੁਨ ਮਨਿ ਕ੍ਰਿਪਾਲ। ਗੁਨ ਗਨ _ਦਿਆਲ। 

ਸੁਭਿ ਮਤਿ _ਸੁਢਾਲ। ਦ੍ਰਿੜ ਬ੍ਰਿਤ _ਕਰਾਲ। _੩੯੮। 


ਤਨ ਸਹਤ _ਸੀਤ। ਨਹੀ ਮੁਰਤ _ਚੀਤ। 
ਬਹੁ _ਬਰਖ _ਬੀਤ। ਜਨੁ ਜੋਗ ਜੀਤ। ੩੯੯। 
ਚਾਲੌਤ ਬਾਤ। _ਥਰਕੰਤ _ਪਾਤ। 

ਪੀਅਰਾਤ _ਗਾਤ। ਨਹੀ _ਬਦਤ ਬਾਤ। ੪00। 
ਭੈਗੇ _ਭਛੰਤ। _ਕਾਛੀ _ਕਛੰਤ। 

ਕਿੰਗ੍ਰੀ ਬਜੰਤ। ਭਗਵਤ _ਭਨੰਤ। 80੧। 
ਨਹੀ ਡੁਲਤ _ਅੰਗ। ਮੁਨਿ ਮਨ ਅਭੰਗ। 
ਜੁਟਿ ਜੋਗ _ਜੰਗ। _ਜਿਮਿ ਉਡਤ _ਚੈਗ। 802। 


ਰੁਦ੍ਰ ਅਵਤਾਰ ਦ੫੭ 


ਹੁਣ ਨਲਨੀ ਸੁਕ ਉਨ੍ਹੀਵੇਂ ਗੁਰੂ ਦਾ ਕਥਨ 
/ਕੁਪਾਣ ਕਰਤ ਛੱਟ 


ਬਹੁਤ _ਅਪਾਰ _ਅਤੇ _ਉਦਾਰਤਾ ਦੇ ਗੁਣਾਂ ਦੇ _ਸਮੂਹ ਨੂੰ ਧਾਰਨ _ਕਰਨ _ਵਾਲਾ ਮੁਨੀ 
ਵਿਦਿਆ _ਸੈਬੈਧੀ _ਨਿੱਤ _ਚੈਗੀ _ਤਰ੍ਹਾਂ ਵਿਚਾਰ _ਕਰਦਾ _ਹੈ।੩੮੯। (ਉਸ _ਦੀ) ਸੁੰਦਰ _ਛਬੀ 
ਵੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੋ __ਰਿਹਾ _ਸੀ। (ਉਸ ਦੇ) ਸ਼ਰੀਰ ਦੀ _ਨਿਰਮਲਤਾ 


ਵੇਖ ਕੇ ਗੰਗਾ ਵੀ ਹੈਰਾਨ _ਸੀ।੩੯0। 


(ਉਸ ਦੀ) ਅਪਾਰ ਚਮਕ ਨੂੰ ਵੇਖ ਕੇ ਰਾਜ ਕੁਮਾਰ ਵੀ _ਰੀਝ ਰਹੇ _ਸਨ। _ਉਹ 
ਅਪਾਰ _ ਗਿਆਨਵਾਨ _ ਅਤੇ _ ਉਦਾਰਤਾ ਜਿਹੇ _ਗੁਣ _ਦਾ _ਸਮੁੱਚ _ਸੀ।੩੯੧। (ਉਸ ਦੇ) 
ਅਪੁਤੌਖ ਸ਼ਰੀਰ ਦੀ ਚਮਕ ਕਦੇ ਭੰਗ ਹੋਣ ਵਾਲੀ ਨਹੀਂ ਸੀ। ਉਸ ਦੀ ਸ਼ੋਭਾ ਬਹੁਤ ਸੁੰਦਰ 
ਸੀ, _ਮਾਨੋ _ਕਾਮਦੇਵ ਨੇ _ਹੀ__ ਸ਼ਰੀਰ _ਧਾਰਨ _ ਕੀਤਾ _ਹੋਵੇ।੩੯੨। 


ਬਹੁਤ ਯੋਗ _ਸਾਧਨਾ _ਕਰਦਾ ਸੀ, _ਦਿਨ _ਰਾਤ ਉਦਾਸ _(ਨਿਰਲਿਪਤ) ਰਹਿੰਦਾ _ਸੀ। 
ਸਾਰੀਆਂ ਆਸ਼ਾਵਾਂ ਨੂੰ ਛਡ _ਦੇਣ ਨਾਲ (ਉਸ ਦੀ) ਬੁੱਧੀ ਵਿਚ ਗਿਆਨ ਦਾ ਬਹੁਤ ਅਧਿਕ 
ਪ੍ਰਕਾਸ਼ _ਹੋ__ਗਿਆ _ਸੀ।੩੯੩। _ਸੈਨਿਆਸੀਆਂ _ਦਾ ਰਾਜਾ (ਦੱਤ) ਆਪਣੇ _ਉਪਰ _ਧੁਪ ਨੂੰ 
ਸਹਿੰਦਾ ਸੀ। (ਉਸ ਦੇ) ਸ਼ਰੀਰ ਦੀ _ਛਬੀ ਬਹੁਤ ਅਨੂਪ ਸੀ, ਮਾਨੋ ਸ਼ਿਵ ਦਾ ਹੀ ਸਰੂਪ 
ਹੌਂਵੇ।੩੯੪। 


(ਉਸ ਦੇ ) ਮੁਖ ਉਤੇ ਪੁਚੰਡ ਛਬੀ ਸੀ ਅਤੇ ਨ ਭੰਗ ਹੋਣ ਵਾਲੀ ਆਭਾ _ਸੀ। 
ਯੋਗ-ਸਾਧਨਾ (ਜੰਗ!) ਵਿਚ _ਜੁਟਿਆ ਹੋਇਆ ਸੀ ਅਤੇ (ਇਸ _ਕਰਮਾਚਾਰ _ਤੋਂ) _ਅੰਗ 
ਨਹੀਂ _ਮੋੜਦਾ _ਸੀ।੩੯੫। (ਉਸ ਦੀ) ਛਬੀ ਦਾ ਬਹੁਤ ਪੁਕਾਸ਼ ਸੀ, _ਰਾਤ _ਦਿਨ ਆਸ 
ਤੋਂ ਪਰੇ ਰਹਿੰਦਾ ਸੀ। ਮੁਨੀ ਦਾ ਮਨ ਸੁਗੰਧ _ਯੂਕਤ ਸੀ (ਅਰਥਾਤ ਚੰਗੀ _ਭਾਵਨਾ _ਵਾਲਾ 
ਸੀ)। _ਉਹ _ ਵੈਰਾਗ _ (“ਉਦਾਸ”) ਦਾ ਪੁੰਜ _ਸੀ।੩੯੬। 


(ਉਸ ਦਾ) ਯੋਗ ਅਕਥਨੀ ਸੀ। (ਉਸ ਨੂੰ) ਕੋਈ ਵੀ ਸੋਗ ਨਹੀਂ ਸੀ। ਨਿੱਤ ਪਤਿ 
ਰੋਗ ਤੋਂ _ਰਹਿਤ ਸੀ ਅਤੇ _ਰਾਜ-ਭੋਗ ਨੂੰ ਛੱਡ _ਦਿੱਤਾ _ਸੀ।੩੯੭। ਮੁਨੀ _ਕ੍ਰਿਪਾਲੂ _ਮਨ 
ਵਾਲਾ _ਅਤੇ _ਦਿਆਲਤਾ _ਦੇ ਗੁਣਾਂ ਦੇ ਸਮੂਹ ਵਾਲਾ _ਸੀ। _ਸੁੰਦਰ ਅਤੇ _ ਸ਼ੁਭ _ਮਤ _ਵਾਲਾ 
ਅਤੇ ਦ੍ਰਿੜ੍ਹ _ਅਤੇ _ ਕਠੋਰ _ਬਿਰਤੀ _ਵਾਲਾ _ਸੀ।੩੯੮। 


0੨੧੨ ॥2੧੨ 


(ਉਹ) ਸ਼ਰੀਰ ਉਤੇ ਠੰਡ _ਸਹਾਰਦਾ ਸੀ (ਅਤੇ ਅਜਿਹਾ ਕਰਨ ਤੋਂ) ਉਸ ਦਾ ਮਨ 
ਮੁੜਦਾ ਨਹੀਂ _ਸੀ। (ਅਜਿਹਾ ਕਰਦਿਆਂ) ਬਹੁਤ ਵਰ੍ਹੇ ਬੀਤ ਗਏ ਸਨ, ਮਾਨੋ ਉਸ ਨੇ ਯੋਗ 
ਨੂੰ ਹੀ ਜਿਤ ਲਿਆ ਹੋਵੇ।੩੯੯। ਹਵਾ ਦੇ ਚਲਣ ਨਾਲ _ਪੌਤਰ _ਥਰ _ਥਰ _ਕੰਬਣ ਲਗਦੇ 


ਸਨ। _ ਸ਼ਰੀਰ _ਪੀਲਾ ਪੈ __ਗਿਆ ਸੀ, (ਮੂੰਹੋਂ) _ਗੌਲ _ਕਹੀ _ਨਹੀਂ ਜਾ ਸਕਦੀ _ਸੀ।੪00। 


ਭੰਗ ਖਾਂਦੇ ਸਨ, (ਯੋਗ _ਦੇ) ਭੇਸ _ਧਾਰਦੇ ਸਨ, _ਕਿੰਗਰੀ ਵਜਾਉਂਦੇ ਹਨ, ਭਗਵਾਨ 
ਦੇ ਗੁਣ ਗਾਉਂਦੇ _ਸਨ।80੧। (ਮੁਨੀ ਦਾ) ਸ਼ਰੀਰ _ਡੋਲਦਾ ਨਹੀਂ ਸੀ, ਮੁਨੀ ਦਾ ਮਨ ਭੰਗ 
ਹੋਣ ਵਾਲਾ ਨਹੀਂ ਸੀ, ਯੋਗ ਦੀ ਜੰਗ ਵਿਚ ਜੁਟਿਆ ਹੋਇਆ ਸੀ, ਜਿਵੇਂ (ਆਕਾਸ਼ ਅੰਦਰ) 
ਗੁਡੀ ਉਡਦੀ _ਹੈ।80੨। 


“੧੨ 31੨ 015 .<੨੧੨ 


੨ 25 “੨੨ ੨ 2 3੧੨ 0੨ ੨੨ 


&੨ 60੨ €45 6][> 


ਸੀ _ਦਸਮ-ਗ੍ਰੰਥ _ਸਾਹਿਬ 


ਨਹੀ ਕਰਤ _ਹਾਇ। ਤਪ ਕਰਤ _ਚਾਇ। 
ਨਿਤਪ੍ਰਤਿ _ਬਨਾਇ। ਬਹੁ _ਭਗਤ _ਭਾਇ। _੪0੩। 
ਮੁਖ _ਭਛਤ _ਪਉਨ। ਤਜਿ _ਧਾਮ _ਗਉਨ। 
ਮੁਨਿ ਰਹਤ _ਮਉਨ। ਸੁਭ _ਰਾਜ _ਭਉਨ। _808। 


ਸੈਨ੍ਯਾਸ ਦੇਵ। ਮੁਨਿ ਮਨ ਅਭੇਵ। 

ਅਨਜੁਰਿ ਅਜੇਵ। ਅੰਤਰਿ ਅਤੇਵ। _੪0੫। 
ਅਨਭੂ _ਪ੍ਰਕਾਸ। _ਨਿਤਪ੍ਰਤਿ ਉਦਾਸ। 

ਗੁਨ ਅਧਿਕ _ਜਾਸ। _ਲਖਿ ਲਜਤ _ਅਨਾਸ। ੪0੬। 


ਬੁਹਮੰਨ ਦੇਵ। ਗੁਨ ਗਨ _ਅਭੇਵ। 
ਦੇਵਾਨ ਦੇਵ। ਅਨਭਿਖ ਅਜੇਵ। ੪07। 
ਸੈਨਿਆਸ _ਨਾਥ। _ਅਨਧਰ ਪ੍ਰਮਾਥ। 
ਇਕ ਰਟਤ ਗਾਥ। ਟਕ ਏਕ ਸਾਥ। ੪0੮। 


ਗੁਨ _ਗਨਿ _ਅਪਾਰ। ਮੁਨਿ ਮਨਿ _ਉਦਾਰ। 
ਸੁਭ ਮਤਿ ਸੁਢਾਰ। ਬੁਧਿ ਕੋ _ਪਹਾਰ। 8੪0੯। 
ਸੈਨਿਆਸ _ਭੇਖ। _ਅਨਿਬਿਖ _ਅਦੈੈਖ। 

ਜਾਪਤ _ਅਭੇਖ। _ਬ੍ਰਿਧ ਬੁਧਿ _ਅਲੇਖ। 8੪੧0। 


ਕਾਲਕਾ ਛੱਟ 


ਧਕਿਤ ਇੰਦ। ਚ ਚਕਿਤ ਚੈਦ। 
ਥਕਤ _ਪਉਨ। _ਭੈ _ਭਜਤ _ਮਉਨ। _8੧੧। 
ਜਕਿਤ ਜਛ। ਪੰ ਪਚਤ _ਪਛ। 
ਧਕਤ ਸਿੰਧੁ। ਬੈ ਬਕਤ ਬਿੰਧ। ੪੧੨। 
ਸਕਤ ਸਿੰਧੁ। ਗੈ ਗਕਤ ਗਿੰਧ। 
ਤਕਤ ਦੇਵ। ਅੰ ਅਕਤ _ਭੇਵ। ੪੧੩। 
ਲਖਤ ਜੋਗਿ। ਭੈ _ਭੂਮਤ ਭੋਗਿ। 
ਬਕਤ _ਬੈਨਾ। _ਚੈ _ਚਕਤ _ਨੈਨ। _੪੧੪। 
ਤਜਤ ਅਤੁ। ਛੇ _ਛਕਤ ਛਤੁੰ। 
ਪਰਤ _ਪਾਨ। _ਭੰ ਭਰਤ _ਭਾਨ। ੪੧੫ 
ਬਜਤ _ਬਾਦ। ਨੰ ਨਜਤ _ਨਾਦ। 
ਉਠਤ _ਰਾਗ। _ਉਫਟਤ _ਸੁਹਾਗ। _੪੧੬। 


ਸਕਤ ਸੂਰ। ਭੈ ਭ੍ੂਮਤ ਹੂਰ। 
ਰਿਝਤ _ਚਿਤ। ਤੇ ਤਜਤ _ਬਿਤ। ੪੧੭। 
ਛਕਤ _ਜਛ। _ਭੰੈ _ਭੂਮਤ ਪਛ। 
ਭਿਰਤ ਕੂਪ। ਨਵ ਨਿਰਖ ਰੂਪ। ੪੧੮। 


ਰੁਦੂ ਅਵਤਾਰ ੨੫੯ 


ਨੂੰ ਚਾਉ ਨਾਲ ਕਰਦਾ ਸੀ, (ਤਪ ਦੇ ਔਖ ਕਾਰਨ ਕਦੇ) ਹਾਇ ਤਕ ਨਹੀਂ 


ਤਪ 
ਉਚਾਰਦਾ _ਸੀ। _ਬਹੁਤ ਪ੍ਰੇਮ _ਨਾਲ _ਹਰ ਰੋਜ਼ _ਭਗਤੀ ਕਰਦਾ _ਸੀ।੪0੩। ਮੂੰਹ _ਨਾਲ ਹਵਾ 


ਭਖਦਾ _ਸੀ, _ਘਰ ਨੂੰ ਜਾਣਾ ਛਡ ਦਿੱਤਾ ਸੀ। ਮੁਨੀ ਚੁਪ ਰਹਿੰਦਾ ਸੀ। (ਇਹੀ ਉਸ ਦਾ) 
ਸ਼ੁਭ ਰਾਜ ਭਵਨ _ਸੀ।808। 


(ਉਸ) ਸੈਨਿਆਸ ਦੇਵ ਮੁਨੀ ਦੇ ਮਨ ਦਾ ਭੇਦ ਨਹੀਂ ਪਾਇਆ ਜਾ ਸਕਦਾ। (ਉਹ) 
ਬੁਢਾਪੇ ਤੋਂ ਰਹਿਤ ਅਤੇ ਨ ਜਿਤੇ ਜਾ ਸਕਣ ਵਾਲਾ ਸੀ, (ਉਸ ਦਾ) ਹਿਰਦਾ ਬਹੁਤ ਵੱਡਾ 
ਹੈ (ਅਥਵਾ ਅਡੋਲ _ਸੀ)।੪80੫। ਅਨੁਭਵ ਦੁਆਰਾ _ਪੁਕਾਸ਼ਮਾਨ ਸੀ, _ਸਦਾ ਉਦਾਸ 
(ਵਿਰਕਤ) ਰਹਿੰਦਾ ਸੀ, (ਉਸ ਵਿਚ) ਬਹੁਤ ਅਧਿਕ ਗੁਣ ਸਨ। (ਉਸ ਨੂੰ) ਵੇਖ ਕੇ ਆਸ- 


ਮੁਕਤ ਵੀ ਸ਼ਰਮਸਾਰ ਹੁੰਦਾ _ਸੀ।੪0੬। 


ਰਿਸ਼ੀਆਂ ਦਾ ਮੁਖੀ _(ਦੌਤ) _ਸਮੂਹ _ਗੁਣਾਂ ਵਾਲਾ _ਅਤੇ _ਭੇਦ ਤੋਂ ਪਰੇ __ਸੀ। _(ਉਹ) 
ਦੇਵਤਿਆਂ ਦਾ ਵੀ ਦੇਵਤਾ ਸੀ ਅਤੇ ਭੇਖ ਤੋਂ ਰਹਿਤ ਅਤੇ _ਅਜਿਤ _ਸੀ।੪807੭। _ਸੈਨਿਆਸ 
ਦਾ ਸੁਆਮੀ, ਆਧਾਰ _ਰਹਿਤ ਅਤੇ _ਮਿਧਣ ਵਾਲਾ _ਸੀ। _ਇਕੋ ਵਾਰਤਾ _ਰਟਦਾ ਸੀ, _ਇਕ- 
ਟਕ ਵੇਖਦਾ _ਸੀ।੪0੮। 


ਉਦਾਰ _ਮਨ _ਵਾਲਾ _ ਮੁਨੀ ਗੁਣਾਂ ਦੇ ਸਮੂਹ _ਵਾਲਾ _ਸੀ। _(ਉਸ ਦੀ) ਬੁੱਧੀ ਸੁੰਦਰ 
ਸਰੂਪ ਵਾਲੀ ਸੀ, (ਮਾਨੋ) ਬੁੱਧੀ _ਦਾ _ਪਹਾੜ _ਹੋਵੇ।੪)੯। _ਸੈਨਿਆਸ ਭੇਖ _ਵਾਲਾ, _ਵਿਸ਼ਿਆਂ 
ਤੋਂ ਰਹਿਤ ਅਤੇ ਦ੍ਰੈਸ਼ਭਾਵ ਤੋਂ ਮੁਕਤ _ਸੀ। _ਭੇਖ ਤੋਂ ਰਹਿਤ ਪ੍ਰਤੀਤ ਹੁੰਦਾ ਸੀ। ਵੱਡੀ ਬੁੱਧੀ 


<< 


ਵਾਲਾ _ ਲੇਖੇ ਤੋ ਬਾਹਰ _ਸੀ।੪੧0। 
ਕੁਲਕਾ ਛੱਟ 


ਇੰਦਰ (ਦਾ ਹਿਰਦਾ) ਧੜਕਦਾ ਹੈ, _ਚੰਦੂਮਾ _ਹੈਰਾਨ ਹੁੰਦਾ ਹੈ, _ਹਵਾ _ਥਕ _ਰਹੀ 
ਹੈ, _(ਇਸ ਲਈ) ਚੁਪ _ਕਰ _ਰਹੀ _ਹੈ।੪੧੧। 


ਯਕਸ਼ _ਠਠੰਬਰ _ਗਏ _ਹਨ, ਪੰਛੀ _ਖਪਤ _('ਪਚਤ”) ਹੋ ਰਹੇਂ _ਹਨ, ਸਮੁੰਦਰ ਧੜਕ 
ਰਿਹਾ ਹੈ, _ਵਿੰਧਿਆਚਲ _ ਸ਼ੋਰ _ਪਾ ਰਿਹਾ _ਹੈ।੪੧੨। 


ਸਮੁੰਦਰ ਸੁਕੜ _ਗਿਆ ਹੈ (ਅਥਵਾ _ਸੈਸੇ ਵਿਚ ਪੈ ਗਿਆ ਹੈ), ਦਿਗਜ ਹਾਥੀ 
(ਗਿੰਧ”) _ਚਿੰਘਾੜਦੇ ਹਨ, ਦੇਵਤੇ ਇਕ-ਟਕ ਵੇਖਦੇ ਹਨ, ਭੇਦ ਨ ਮਿਲਣ ਕਾਰਨ _ਅਕ 
ਗਏ _ਹਨ। _੪੧੩। ਯੋਗ ਨੂੰ ਵੇਖ ਕੇ ਭੋਗ ਕਰਨ ਵਾਲੇ (ਸੰਸਾਰੀ ਲੋਗ) ਹੈਰਾਨ ਹੋ ਰਹੇ 


੮ 


ਹਨ। _ ਬਚਨ _ ਬੋਲਦੇ ਹਨ, _ ਔਖਾਂ _ਚਕ੍ਰਿਤ _ਹੋ__ਰਹੀਆਂ _ਹਨ।੪8੧੪। 

(ਯੋਧੇ) ਅਸਤ _ਛਡਦੇ ਹਨ, ਛਤ੍ਰੀ ਪ੍ਰਸੰਨ ਹੋ ਰਹੇ ਹਨ, ਪੈਰੀਂ ਪੈ ਰਹੇ ਹਨ, ਸੂਰਜ 
ਭੈ _ਨਾਲ _ ਭਰ _ ਰਿਹਾ _ਹੈ।੪੧੫। 

ਵਾਜੇ ਵਜ ਰਹੇ ਹਨ, ਨਾਦ ਹੋ ਰਹੇ ਹਨ, ਰਾਗ ਉਠ ਰਹੇ ਹਨ, ਖੁਸ਼ੀ ਦੀ ਅਵਸਥਾ 
ਪੁਗਟ ਹੁੰਦੀ _ਹੈ।੪੧੬। 
ਸੂਰਮੇ ਪ੍ਰਸੰਨ ਹੁੰਦੇ ਹਨ, ਹੂਰਾਂ ਘੁੰਮਦੀਆਂ ਹਨ, ਚਿਤ ਪ੍ਰਸੰਨ ਹੁੰਦਾ ਹੈ, ਧਨ ਵਾਰਿਆ 
ਜਾ ਰਿਹਾ ਹੈ।੪੧੭। ਯਕਸ਼ ਮੋਹਿਤ ਹੋ ਰਹੇ ਹਨ, ਪੰਛੀ (ਆਕਾਸ਼ ਵਿਚ) ਘੁੰਮ ਫਿਰ ਰਹੇ 
ਹਨ, ਰਾਜੇ (ਇਕ ਦੂਜੇ ਨਾਲ) ਭਿੜ ਰਹੇ ਹਨ, ਰਿਸ਼ੀ ਦੇ ਨਵੇਂ ਸਰੂਪ ਨੂੰ ਵੇਖ ਕੇ (ਇਹ 
ਹੋ ਰਹੀ _ਹੈ।)।੪੧੮। 


੨੬0 


ਸੀ _ਦਸਮ-ਗ੍ੰਥ _ਸਾਹਿਬ 


ਚਰਘਟ _ਛੰਟ 
ਗਲਿਤੌ ਜੋਗੈ। _ਦਲਿਤੇ ਭੋਗੇ। 
ਭਗਿਵੇ ਭੇਸੈ। ਸੁਫਿਲੇ ਦੇਸੈ। ੪੧੯। 
ਅਚਲ _ਧਰਮੰ। ਅਖਿਲ _ਕਰਮੌ। 
ਅਮਿਤ ਜੋਗੰ। _ਤਜਿਤ ਭੋਗੰ। ੪੨0। 


ਸੁਫਲ ਕਰਮੰ। ਸੁੜ੍ਹਿਤ _ਧਰਮੰ। 

ਕੁਕ੍ਰਿਤ _ਹੰਤਾ। _ਸੁਗਤੈ _ਗੰਤਾ। ੪੨੧। 
ਦਲਿਤ ਦ੍ਰੋਹੈ। ਮਲਿਤੰ ਮੋਹੈ। 

ਸਲਿਤੇ ਸਾਰੋ। ਸੁਕ੍ਰਿਤ ਚਾਰੋ। _੪੨੨। 
ਭਗਵੇ _ਭੇਸੈ। _ਸੁਫਲੈ ਦੇਸੈ। 

ਸੁਹ੍ਹਿਦੇ ਸਰਤਾ। ਕੁਕ੍ਰਿਤੈ ਹਰਤਾ। _੪੨੩। 
ਚਕ੍ਰਿਤੇ ਸੁਰੈ। _ਬਮਤੇ ਨੂਰੈ। 

ਏਕੈ _ਜਪਿਤੇ। ਏਕੋ _ਥਪਿਤੈ। ੪੨੪। 
ਰਾਜੰ _ਤਜਿਤ੍ਰ। ਈਸੈ _ਭਵਿਤ੍ਰੋ। 

ਜਪੰ ਜਪਿਤ੍ਹੰ। ਏਕੇ _ਥਪਿਤ੍ਰੰ। ੪੨੫। 
ਬਜਤੇ _ਨਾਦੇ। _ਬਿਦਿਤੈ ਰਾਗੇ। 

ਜਪਤ ਜਾਪੰ। ਤ੍ਰਸਿਤੰ _ਤਾਪੰ। ੪੨੬। 
ਚਕਿਤੰ _ਚੰਦੰ। ਧਕਤੰ ਇੰਦੈ। 

ਤਕਤੌ _ਦੇਵੇ। _ਭਗਤੇ ਭੇਵੈ। ੪੨੭। 
ਭੂਮਤੰਭੂਤੰ। ਲਖਿਤੈ ਰੂਪ 

ਚਕ੍ਰਤੈ ਚਾਰੈ। ਸੁਹ੍ਹਿਦੈ ਸਾਰੈ। ੪੨੮। 
ਨਲਿਨੰ ਸੂਅੰ। ਲਖਿ _ਅਉਧੂਅੰ। 

ਚਟ ਦੇ ਛਟਾ। ਭੂਮ ਤੇ ਜਟਾ। ੪੨੯। 
ਤਕਿਤੇ ਦੇਵੇ। ਬਕਿਤੇ ਭੇਵੈ। 

ਦਸ ਨਵ _ਸੀਸੈ। _ਕਰਮਕ _ਦੀਸੈ। _੪੩0। 


ਬੁਧਿਤੈ ਧਾਮੰ। ਗ੍ਰਿਹਿਤ ਬਾਮੰ। 

ਭੂਮਤੰ ਮੋਹੰ। ਮਮਤੰ ਮੋਹੰ। ੪੩੧। 
ਮਮਤਾ ਬੁਧੈ। ਸਿਹਤ ਲੋਗੀ। 

ਅਹਿਤਾ _ਧਰਮੰ। _ਲਹਿਤਹ ਭੋਗੇ। ੪੩੨। 
ਗ੍ਰਿਸਤੇ ਬੁਧੈ। ਮਮਤਾ ਮਾਤੇ। 

ਇਸਤ੍ਰੀ ਨੇਹੋ। ਪੁਤ੍ਰੰ ਭੂਾਤੋ। ੪੩੩। 
ਗੁਸਤੇ ਮੋਹੈ। _ਧਰਿਤੇ ਕਾਮੇ। 

ਜਲਤੌ ਕ੍ਰੋਪੈ। _ਪਲਿਤੈ ਦਾਮੰ। ੪੩੪। 


ਰੁਦੂ ਅਵਤਾਰ ੨੬੧ 


ਜ਼ਰਘਟ ਛੰਦ 

(ਦੌਤ) ਯੋਗ _ਵਿਚ ਗਲਤਾਨ ਹੈ; ਭੌਗਾਂ ਨੂੰ ਦਲ ਸੁਟਿਆ ਹੈ, _ਭਗਵੇ ਬਸਤ੍ਰ _ਹਨ, 
ਸਫਲ _ ਸ਼ਰੀਰ _ਵਾਲਾ _ਹੈ।੪੧੯। 

ਧਰਮ _ਵਿਚ _ਅਚਲ _ਹੈ, ਸਮੂਹ _ਕਰਮਾਂ _ਵਾਲਾ ਹੈ, ਅਮਿਤ ਯੋਗ _ਵਾਲਾ ਹੈ, _ਭੋਗਾਂ 
ਨੂੰ ਤਿਆਗ _ ਚੁਕਾ _ਹੈ।੪੨0। 

ਕਰਮਾਂ ਵਿਚ _ਸਫਲ ਹੈ, _ਧਰਮ _ਵਾਲੀ ਸੇਸ਼ਠ ਬਿਰਤੀ ਹੈ, ਮਾੜੇ ਕੰਮਾਂ ਨੂੰ ਨਸ਼ਟ 


ਕਰਨ _ਵਾਲਾ ਹੈ, _ਚੈਗੀ _ਚਾਲ _ਅਥਵਾ _ਮਰਯਾਦਾ _ਵਾਲਾ _ਹੈ।੪੨੧। ਦ੍ਰੋਹ ਨੂੰ _ਦਲਣ _ਵਾਲਾ 
ਹੈ, ਮੋਹ ਨੂੰ ਮਲ _ਸੁਟਣ ਵਾਲਾ ਹੈ, ਸਾਰ ਤੱਤ੍ਹ ਦੀ ਨਦੀ _('ਸਲਿਤੇ”) ਹੈ, _ਸ੍ਰੇਸ਼ਠ ਕਰਮਾਂ 


ਵਾਲਾ _ਹੈ।੪੨੨। 


ਭਗਵੇ ਭੇਸ _ਵਾਲਾ ਹੈ, _ਸੁਫਲ ਦੇਸ਼ _ਵਾਲਾ ਹੈ, ਸੁਹਿਰਦਤਾ ਦੀ _ਨਦੀ ਹੈ, ਮਾੜੇ 
ਕਰਮਾਂ ਨੂੰ ਨਸ਼ਟ _ਕਰਨ _ਵਾਲਾ _ਹੈ।੪੨੩। ਦੇਵਤੇ _('ਸੁਰੋ`) ਹੈਰਾਨ ਹੋ ਰਹੇ ਹਨ, ਨੂਰ ਨੂੰ 
ਉਗਲ ਰਹੇ ਹਨ, ਇਕ (ਪਰਮਾਤਮਾ) ਨੂੰ ਜਪ _ਰਹੇ ਹਨ, ਇਕ _ਦੀ ਹੀ ਸਥਾਪਨਾ _ਕਰ 


ਰਹੇ ਹਨ।੪੨੪। 

ਰਾਜ ਨੂੰ ਤਿਆਗ ਦਿੱਤਾ ਹੈ, ਈਸ਼ਵਰ _ਦਾ ਭਜਨ ਕਰਦੇ ਹਨ। ਇਕ (ਪਰਮ _ਸੌਤਾ) 
ਦੇ ਜਾਪ ਜਪਣ _ ਵਿਚ _ (ਮਨ) ਸਥਿਰ _ ਕਰ _ ਚੁਕੇ _ਹਨ।੪੨੫। 

ਨਾਦ ਵਜਦੇ ਹਨ, ਰਾਗ ਪ੍ਰਗਟ ਹੋ _ ਰਹੇ ਹਨ, ਜਾਪ ਨੂੰ ਜਪਣ ਨਾਲ ਤਾਪ (ਦੁਖ) 
ਭਜ ਰਹੇ _ਹਨ।੪੨੬। 

ਚੰਦੂਮਾ ਹੈਰਾਨ ਹੋ. ਰਿਹਾ ਹੈ, ਇੰਦਰ (ਦਾ ਹਿਰਦਾ) ਧੜਕ ਰਿਹਾ ਹੈ, ਦੇਵਤੇ ਤਕ 
ਰਹੇ ਹਨ, _(ਦੌਤ ਦੇ) ਭਗਤ _ ਬਣ _ ਗਏ _ ਹਨ।੪੨੭। 

ਭੂਤ ਫਿਰ ਰਹੇ ਹਨ, ਰੂਪ ਨੂੰ ਵੇਖ ਰਹੇ ਹਨ, ਚਾਰੇ (ਪਾਸੇ) ਹੈਰਾਨ ਹੋ ਰਹੇ ਹਨ, 
(ਮੁਨੀ) ਸੁਹਿਰਦਤਾ ਦਾ ਸਾਰ _ਹਨ।੪੨੮। 

ਨਲਕੀ _ਉਤੇ _ਬੈਠਾ _ਤੋਤਾ, _ਅਵਧੂਤ _(ਦੌਤ) _ਨੇ _ਵੇਖਿਆ। _(ਉਸ ਤੋਤੇ ਨੂੰ ਪਿੰਜਰੇ 
ਵਿਚੋਂ ਕਢ _ਦਿੱਤਾ _ਅਤੇ) _ਉਹ _ਝਟਪਟ ਉਡ _ਗਿਆ, (ਇਸ ਤਰ੍ਹਾਂ) ਆਤਮਾ _ਵੀ _ਭਰਮ 
ਵਿਚ ਜੁਟੀ ਹੋਈ ਹੈ।੪੨੯। (ਇਸ ਭੇਦ ਨੂੰ) ਵੇਖਦੇ ਹੋਇਆਂ ਦੱਤ ਦੇਵ ਨੇ ਕਿਹਾ ਕਿ 
ਇਹ _ਮੇਰਾ _ਉਨ੍ਹੀਵਾਂ ਗੁਰੂ _('ਸੀਸੈ”) ਹੈ (ਕਿਉਂਕਿ _ਇਹ) _ਸ੍ਰੇਸ਼ਠ _(ਕਰਮਕ') _ਦਿਸਦਾ 
ਹੰ।੪੩0। 

(ਮਨੁੱਖ) ਅਕਲ _ਦਾ ਘਰ ਹੈ, ਘਰ ਵਿਚ ਇਸਤਰੀ ਨਾਲ (ਲੀਨ ਹੈ), ਮਮਤਾ ਦੇ 
ਮੋਹ ਵਿਚ _ ਭਰਮਦਾ ਰਹਿੰਦਾ _ਹੈ।੪੩੧। 

ਮਮਤਾ _ਦੀ_ ਬੁੱਧੀ ਵਾਲੇ (ਸਾਰੇ) ਲੋਕ ਹਨ, _ਹਿਤ ਰਹਿਤ ਧਰਮ _ਵਾਲੇ ਹਨ, ਭੋਗਾਂ 
ਵਿਚ _ ਮਗਨ _ਹਨ।੪੩੨। 

ਮਾਤਾ ਦੀ ਮਮਤਾ, ਇਸਤਰੀ, ਪੁੱਤਰ ਅਤੇ _ਭਰਾ ਦੇ ਮੋਹ ਕਰ _ਕੇ ਬੁੱਧੀ ਜਕੜੀ 
ਹੋਈ ਹੈ। ੪੩੩। ਮੋਹ ਵਿਚ _ਗੁਸਿਆ ਹੋਇਆ ਹੈ, ਕਾਮਨਾਵਾਂ ਨੂੰ ਧਾਰਨ ਕਰਦਾ ਹੈ, ਕ੍ਰੋਧ 
ਵਿਚ ਸੜਦਾ ਹੈ, _'ਦਾਮ” (ਮਾਇਆ) ਵਿਚ _ ਫਸਿਆ ਹੋਇਆ _ਹੈ।੪੩੪। 


੨੬੨ 


ਸੀ _ਦਸਮ-ਗ੍ਰੰਥ _ਸਾਹਿਬ 


ਦਲਤੈ _ਬਿਯੋਧੰ। _ਤਕਿਤੇ ਦਾਵੈ। 
ਅੰਤਹ ਨਰਕੇ। _ਗੰਤਹ _ਪਾਵੈ। ੪੩੫। 
ਤਜਿਤੈ ਸਰਬੈ। ਗ੍ਰਹਿਤੈ ਏਕੇ। 
ਪ੍ਰਭਤ ਭਾਵੈ। _ਤਜਿਤੇ ਦ੍ਰੇਖ। ੪੩੬। 
ਨਲਿਨੀ ਸੁਕਿ _ਜਯੰ। _ਤਜਿਤੈ _ਦਿਰਬੈ। 
ਸਫਲੀ _ਕਰਮੰ। _ਲਹਿਤੇ ਸਰਬੋ। ੪੩੭। 
ਇਤਿ _ਨਲਿਨੀ ਸੁਕ ਉਨ੍ਹੀਸਵੋ ਗੁਰੂ _ਬਰਨਨੰ। _੧੯। 
ਅਥ ਸਾਹ _ਬੀਸਵੋਂ ਗੁਰੁ ਕਥਨੰ 
ਚੱਪਣਾ/ 
ਆਗੇ ਚਲਾ _ਦਤ ਜਟ _ਧਾਰੀ। _ਬੇਜਤ _ਬੇਣ _ਬਿਖਾਨ ਅਪਾਰੀ। 
ਅਸਥਾਵਰ _ਲਖਿ _ਚੇਤਨ ਭਏ। _ਚੇਤਨ ਦੇਖ ਚਕ੍ਰਿਤ ਹੂਹੈ ਗਏ। ੪੩੮। 


ਮਹਾ ਰੂਪ ਕਛੁ ਕਹਾ ਨ ਜਾਈ। _ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ। 
ਜਿਤ ਜਿਤ ਜਾਤ _ਪਥਹਿ _ਰਿਖਿ ਗ੍ਯੋ। ਜਾਨੁਕ ਪ੍ਰੇਮ ਮੇਘ _ਬਰਖ੍ਯੋ। ੪੩੯। 


ਤਹ ਇਕ _ਲਖਾ ਸਾਹ _ਧਨਵਾਨਾ। ਮਹਾ ਰੂਪ ਧਰਿ _ਦਿਰਬ ਨਿਧਾਨਾ। 
ਮਹਾ ਜੋਤਿ ਅਰੁ ਤੇਜ ਅਪਾਰੂ। ਆਪ _ਘੜਾ ਜਾਨੁਕ ਮੁਖਿ ਚਾਰੂ। ੪੪0। 


ਬਿਕ੍ਰਿਅ ਬੀਚ ਅਧਿਕ _ਸਵਧਾਨਾ। ਬਿਨੁ _ਬਿਪਾਰ ਜਿਨ __ਅਉਰ ਨ ਜਾਨਾ। 
ਆਸ _ਅਨੁਰਕਤ ਤਾਸੁ _ਬ੍ਰਿਤ _ਲਾਗਾ। _ਮਾਨਹੁ _ਮਹਾ ਜੋਗ _ਅਨੁਰਾਗਾ। _੪੪੧। 


ਤਹਾ ਰਿਖਿ ਗਏ ਸੈਗਿ ਸੰਨ੍ਯਾਸਨ। ਕਈ _ਛੋਹਨੀ ਜਾਤ ਨਹੀ _ਗਨਿ। 
ਤਾ ਕੇ ਜਾਇ ਦੁਆਰ ਪਰ _ਬੈਠੇ। ਸਕਲ ਮੁਨੀ ਮੁਨੀਰਾਜ ਇਕੈਠੇ। ੪੪੨। 


ਸਾਹ ਸੁ ਦਿਰਬ ਬ੍ਰਿਤ ਲਗ _ਰਹਾ। ਰਿਖਨ ਓਰ ਤਿਨ ਚਿਤ੍ਯੋ ਨ _ਕਹਾ। 
ਨੇਤੂ ਮੀਚ _ਏਕੈ ਧਨ _ਆਸਾ। _ਐਸ _ਜਾਨੀਅਤ ਮਹਾ _ਉਦਾਸਾ। _੪੪੩। 


ਤਹ ਜੇ ਹੁਤੇ ਰਾਵ ਅਰੁ ਰੰਕਾ। ਮੁਨਿ ਪਗ ਪਰੇ ਛੋਰ ਕੈ ਸੰਕਾ। 
ਤਿਹ _ਬਿਪਾਰ ਕਰਮ _ਕਰ __ਭਾਰੀ। _ਰਿਖੀਅਨ ਓਰ ਨ ਦ੍ਰਿਸਟਿ ਪਸਾਰੀ। ੪੪੪। 


ਤਾਸੁ ਦੇਖਿ ਕਰਿ ਦਤ ਪ੍ਰਭਾਊ। ਪਰਗਟ ਕਹਾ ਤਜ ਕੈ ਹਠ ਭਾਊ। 
ਐਸ. ਪ੍ੰਮ ਪ੍ਰਭੁ ਸੰਗ ਲਗਈਐ। _ਤਬ ਹੀ ਪੁਰਖੁ ਪੁਰਾਤਨ ਪਈਐ। ੪੪੫ 


/ਛੱਤਾ ਸ਼ਾਹ _ਲਸ਼ਵੇਂ ਗੁਰੂ _ਮ੫ਤੀ/ 2%/ 


ਰੁਦੂ ਅਵਤਾਰ ੨੬੩ 


ਬਿਆਧੀ ਨੇ ਦਲਿਆ ਹੋਇਆ ਹੈ, ਮੌਕੇ ਨੂੰ _ਤਕਦਾ ਹੈ, ਅੰਤ ਵਿਚ ਜਾ ਕੇ ਨਰਕ 
ਵਿਚ ਧੈ ਜਾਵੇਗਾ।੪੩੫। 

ਸਾਰਿਆਂ ਨੂੰ ਤਿਆਗ ਕੇ, ਇਕੋ (ਪ੍ਰਭੂ) ਨੂੰ ਫੜ ਲਿਆ ਹੈ। ਜਦ ਦ੍ੈਖ ਨੂੰ ਛਡਦਾ ਹੈ, 
ਤਦ ਪੁਭੂ ਨੂੰ ਚੰਗਾ _ਲਗਦਾ _ਹੈ।੪੩੬। 


੮੮. 


ਨਲਨੀ ਸੁਕ ਵਾਂਗ ਧਨ ਦੌਲਤ ਨੂੰ ਛਡ ਦਿੰਦਾ ਹੈ, (ਤਦ ਉਹ) ਕਰਮਾਂ ਵਿਚ ਸਫਲ 
ਹੋ ਜਾਂਦਾ ਹੈ ਅਤੇ ਸਾਰੇ (ਸੁਖ) ਪ੍ਰਾਪਤ ਕਰ ਲੈਂਦਾ ਹੈ।੪੩੭। 


/ਏਥੋਂ _ਨਲਨਾੀਂ ਸਕ” ਇਨਹੀੰਵੇ' ਗਰ ਦਾ ਵਰਣਨ ਸਮਘਤ/ _5€/ 


ਹੁਣ 'ਸ਼ਾਹ” ਵੀਹਵੇਂ ਗੁਰੂ ਦਾ ਕਥਨ 


ਜਟਾਧਾਰੀ ਦੱਤ ਅਗੇ ਨੂੰ _ਤੁਰ _ਚਲਿਆ। _(ਜਿਸ ਨਾਲ) ਅਪਾਰ _ਰਣਸਿੰਗੇ _ਅਤੇ 


ਵਾਜੇ ਵਜਦੇ _ਸਨ। (ਇਸ ਸਥਿਤੀ ਅਥਵਾ ਦ੍ਰਿਸ਼ ਨੂੰ) ਵੇਖ ਕੇ ਜੜ ਚੇਤਨ ਹੋ ਗਏ ਅਤੇ 
ਚੇਤਨ ਵੇਖ _ਕੇ ਹੈਰਾਨ ਹੋ __ਗਏ।੪੩੮। 

ਮਹਾਨ ਰੂਪ ਹੈ, ਕੁਝ ਕਿਹਾ ਨਹੀਂ ਜਾਂਦਾ, (ਜਿਸ ਨੂੰ) ਵੇਖ ਕੇ ਸਾਰੀ ਲੁਕਾਈ ਹੈਰਾਨ 
ਹੋ ਰਹੀ ਹੈ। ਜਿਸ ਜਿਸ ਮਾਰਗ _ਉਤੇ ਰਿਸ਼ੀ ਗਿਆ, (ਉਥੇ) ਮਾਨੋ ਪ੍ਰੇਮ ਦਾ ਬਦਲ ਵਰ੍ਹ 
ਪਿਆ।੪੩੯। 

ਉਥੇ (ਉਸ ਨੇ) ਇਕ _ਧਨਵਾਨ ਸ਼ਾਹ ਵੇਖਿਆ (ਜੋ) ਮਹਾਨ ਰੂਪ ਵਾਲਾ ਅਤੇ ਦੌਲਤ 
ਦੇ ਖੁਜ਼ਾਨੇ ਵਾਲਾ _ਸੀ। (ਜਿਸ ਦੇ ਮੁਖ ਤੇ) ਮਹਾਨ ਜੋਤਿ ਅਤੇ ਅਪਾਰ ਤੇਜ ਸੀ। (ਇੰਜ 
ਪ੍ਰਤੀਤ _ ਹੁੰਦਾ _ਸੀ) ਮਾਨੋ _ਬੁਹਮਾ _ਨੇ _ ਆਪ _ ਘੜਿਆ _ਹੋਵੇ।੪੪0। 

(ਸੌਦਾ) ਵੇਚਣ ਵਿਚ ਬਹੁਤ ਸਾਵਧਾਨ ਸੀ, ਉਹ _ਬਪਾਰ ਤੋਂ ਭਿੰਨ ਹੋਰ ਕੋਈ ਗੱਲ 
ਨਹੀਂ _ਜਾਣਦਾ _ਸੀ। _ਉਸ ਦੀ ਬਿਰਤੀ ਆਸ਼ਾ _ਵਿਚ ਪੂਰੀ ਤਰ੍ਹਾਂ ਲਗੀ ਹੋਈ _ਸੀ। (ਇੰਜ 
ਪ੍ਰਤੀਤ ਹੁੰਦਾ _ਸੀ) _ਮਾਨੋ _ਉਹ _ਯੋਗ _ਦੀ _ਅਤਿ ਲਗਨ _ ਵਾਲਾ _ ਹੋਵੇ।੪੪੧। 

ਸੈਨਿਆਸੀਆਂ ਨੂੰ _ਨਾਲ ਲਈ ਰਿਸ਼ੀ ਉਥੇ ਜਾ ਪਹੁੰਚਿਆ, (ਉਸ ਨਾਲ 
ਸੈਨਿਆਸੀਆਂ) ਦੀਆਂ ਕਈ _ਛੋਹਣੀਆਂ ਸਨ, (ਉਨ੍ਹਾਂ ਦੀ) ਗਿਣਤੀ ਨਹੀਂ _ਕੀਤੀ ਜਾ _ਸਕਦੀ 
ਸੀ। ਸਾਰੇ _ਮੁਨੀ- ਰਾਜ ਨਾਲ _ਇਕੌਠੇ ਹੋ ਕੇ _ਉਸ ਦੇ ਦੁਆਰ ਉਤੇ _ਜਾ _ਬੈਠੇ।੪੪੨। 

(ਉਸ) ਸ਼ਾਹ ਦੀ ਬਿਰਤੀ ਧਨ ਦੌਲਤ ਵਿਚ ਲਗੀ ਹੋਈ ਸੀ। ਉਸ ਨੇ ਰਿਸ਼ੀ ਵਲ 
ਧਿਆਨ ਹੀ ਨ _ਕੀਤਾ। ਇਕ ਧਨ ਦੀ ਆਸ ਨਾਲ ਉਸ ਨੇਤਰ _ਮੀਚੇ _ਹੋਏ _ਸਨ। _ਇਸ 
ਤਰ੍ਹਾਂ ਲਗਦਾ _ਸੀ__ ਜਿਵੇਂ ਮਹਾਨ _ ਉਦਾਸ _(ਵਿਰਕਤ) _ ਸੀ।੪੪੩॥। 

ਉਥੇ ਜਿਹੜੇ ਅਮੀਰ ਅਤੇ ਗ਼ਰੀਬ ਸਨ, (ਉਹ ਸਾਰੇ ਮਨ ਦੀ) ਸ਼ੰਕਾ ਛਡ ਕੇ 
ਦੇ ਪੈਰੀਂ ਪੈ ਗਏ। (ਪਰ) ਉਸ ਦਾ ਬਪਾਰ ਦਾ ਵੱਡਾ ਕੰਮ ਸੀ, (ਇਸ ਲਈ) ਉਸ 
ਰਿਸ਼ੀਆਂ _ਵਲ _ਅੱਖ ਖੋਲ੍ਹ _ਕੇ ਨ _ਵੇਖੀ।੪੪੪। 

ਉਸ ਦੇ ਪ੍ਰਭਾਵ ਨੂੰ ਵੇਖ ਕੇ ਦੱਤ ਨੇ ਹਠ ਛਡ ਕੇ ਸਪਸ਼ਟ ਕਿਹਾ--ਜੇ ਇਸ ਪੁਕਾਰ 


ਦਾ ਪ੍ਰੇਮ ਪ੍ਰਭੂ _ਨਾਲ ਲਗਾਇਆ ਜਾਏ, _ਤਦ ਹੀ ਪੁਰਾਤਨ ਪੁਰਖ ਨੂੰ ਪਾਇਆ ਜਾ ਸਕਦਾ 
ਹੰ।੪੪੫। 


ਮੁਨੀ 
ਨੇ 


/ਏਥੋਂ ਸ਼ਾਹ” ਵੀਹਵੇ' ਗੁਰੂ ਦਾ ਪੁਸੰਨਾ ਸਤ) _੨6/ 


੨੬੪ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਸੁਕ ਪੜਾਵਤ ਨਰ _ਇਕੀਸਵੋ ਗੁਰੂ ਕਥਨੰ 


ਚੱਪਣ? 
ਬੀਸ ਗੁਰੂ ਕਰਿ ਆਗੇ ਚਲਾ। ਸੀਖੇ ਸਰਬ ਜੋਗ ਕੀ _ਕਲਾ। 
ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ। _ਜਾਨੁਕ _ਸਾਧਿ _ਫਿਰਾ ਸਬ _ਜਾਪੂ। ੪੪੬। 


ਲੀਏ ਬੈਠ ਦੇਖਾ ਇਕ _ਸੂਆ। ਜਿਹ ਸਮਾਨ ਜਗਿ ਭਯੋ ਨ ਹੂਆ। 
ਤਾ ਕਹੁ ਨਾਥ _ਸਿਖਾਵਤ ਬਾਨੀ। ਏਕ _ਟਕ ਪਰਾ ਅਉਰ ਨ _ਜਾਨੀ। 8੪੪੭। 


ਸੰਗ ਲਏ ਰਿਖਿ ਸੈਨ ਅਪਾਰੀ। ਬਡੇ ਬਡੇ _ਮੌਨੀ ਬੂਤਿਧਾਰੀ। 
ਤਾ ਕੇ ਤੀਰ ਤੀਰ ਚਲਿ ਗਏ। ਤਿਨਿ ਨਰ ਏ ਨਹੀ ਦੇਖਤ ਭਏ। ੪੪੮। 


੨ 


ਸੋ ਨਰ ਸੁਕਹਿ ਪੜਾਵਤ _ਰਹਾ। ਇਨੈ ਕਛੂ ਮੁਖ ਤੇ ਨਹੀ ਕਹਾ। 
ਨਿਰਖਿ _ਨਿਠੁਰਤਾ ਤਿਹ ਮੁਨਿ _ਰਾਊ। ਪੁਲਕ ਪ੍ਰੇਮ ਤਨ _ਉਪਜਾ _ਚਾਊ। _੪੪੯। 


ਐਸੇ ਨੇਹੁੰ ਨਾਥ ਸੋ_ਲਾਵੈ। ਤਬ ਹੀ ਪਰਮ ਪੁਰਖ ਕਹੁ ਪਾਵੈ। 
ਇਕੀਸਵਾ ਗੁਰੂ ਤਾ ਕਹ ਕੀਆ। ਮਨ ਬਚ ਕਰਮ ਮੋਲ ਜਨੁ _ਲੀਆ। ੪੫0। 
/ਇਤ /ਏਕਸਿਵੱ` ਨਰ ਸਕ _ਪੜਾਵਤ ਨਰ_%#੫ਤੰ/ _੨5/ 
ਅਥਿ ਹਰ ਬਾਹਤ _ਬਾਈਸਵੋ ਗੁਰੂ ਕਥਨੰ 
ਜ਼ੱਪਣ/ 


ਜਬ _ਇਕੀਸ ਕਰ ਗੁਰੂ _ਸਿਧਾਰਾ। ਹਰ _ਬਾਹਤ ਇਕ ਪੁਰਖ _ਨਿਹਾਰਾ। 
ਤਾ ਕੀ ਨਾਰਿ ਮਹਾ ਸੁਖ ਕਾਰੀ। ਪਤਿ ਕੀ ਆਸ ਹੀਏ ਜਿਹ ਭਾਰੀ। ੪੫੧। 


ਭਤਾ ਲਏ ਪਾਨਿ ਚਲਿ ਆਈ। ਜਨੁਕ ਨਾਥ ਗ੍ਰਿਹ ਬੋਲ ਪਠਾਈ। 


ਹਰ _ਬਾਹਤ ਤਿਨ ਕਛੂ ਨ ਲਹਾ। ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ। ੪੫੨। 


ਮੁਨਿ ਪਤਿ ਸੈਗਿ ਲਏ ਰਿਖ ਸੈਨਾ। ਮੁਖ ਛਬਿ ਦੇਖਿ ਲਜਤ ਜਿਹ ਮੈਨਾ। 
ਤੀਰ ਤੀਰ ਤਾ ਕੇ ਚਲਿ ਗਏ। ਮੁਨਿ ਪਤਿ ਬੈਠ ਰਹਤ ਪਛ ਭਏ। ੪੫੩। 


ਰੁਦੂ ਅਵਤਾਰ ੨੬੫ 


ਹੁਣ ਤੋਤੇ ਨੂੰ ਪੜ੍ਹਾਉਣ ਵਾਲੇ ਪੁਰਸ਼ ਰੂਪ ਵਿਚ ਇਕੀਹਵੇਂ ਗੁਰੂ ਦਾ ਕਥਨ 
ਚੱਪਲਾਂ 

ਵੀਹ _ਗੁਰੂ _ਧਾਰਨ _ਕਰ _ਕੇ _(ਦੱਤ) ਅਗੇ _ਚਲ _ਪਿਆ (ਜਿਸ ਨੇ) ਯੋਗ _ਦੀਆਂ 
ਸਾਰੀਆਂ _ਕਲਾਵਾਂ _ਸਿਖੀਆਂ ਹੋਈਆਂ _ਸਨ। _ਉਸ _ਦਾ ਅਤਿਅੰਤ ਪ੍ਰਭਾਵ _ਅਤੇ _ਅਮਿਤ _ਬਲ 
ਤੇ ਪ੍ਰਤਾਪ _ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਰੇ _ਜਪਾਂ _ਦੀ ਸਾਧਨਾ ਪੂਰੀ ਕਰ ਕੇ 
ਪਰਤਿਆ ਹੋਵੇ ।੪੪੬। 

ਉਸ ਨੇ ਤੋਤਾ ਲਏ ਹੋਏ ਬੈਠਾ ਇਕ (ਬੰਦਾ) ਵੇਖਿਆ ਜਿਸ _ਵਰਗਾ _ਕੋਈ ਹੋਰ 
ਸੰਸਾਰ ਵਿਚ ਨਹੀਂ ਹੋਇਆ। ਉਸ ਨੂੰ ਮਾਲਕ ਬੋਲੀ ਸਿਖਾ ਰਿਹਾ _ਸੀ। ਉਹ _ਇਕੋ ਧਿਆਨ 
ਵਿਚ ਲਗਿਆ ਸੀ, ਹੋਰ _ਕੁਝ _ਵੀ (ਉਸ ਨੂੰ) ਪਤਾ ਨਹੀਂ __ਸੀ।੪੪੭। 

ਰਿਸ਼ੀਆਂ ਦੀ ਅਪਾਰ ਸੈਨਾ ਨਾਲ ਲਏ ਹੋਇਆਂ, ਜਿਸ ਵਿਚ ਵੌਡੇ ਵੱਡੇ ਮੋਨੀ ਅਤੇ 
ਬੁਤਧਾਰੀ ਸਨ, _(ਦੱਤ) ਉਸ ਦੇ ਨੇੜੇ ਨੇੜੇ _ਚਲੇ ਗਏ, (ਪਰ) ਉਸ ਆਦਮੀ ਨੇ 
ਨੂੰ ਵੇਖਿਆ ਤਕ _ ਨਹੀਂ।੪੪੮। 

ਉਹ ਆਦਮੀ ਤੋਤੇ ਨੂੰ ਪੜ੍ਹਾਉਂਦਾ ਰਿਹਾ। ਇਨ੍ਹਾਂ ਨੂੰ ਕੁਝ ਵੀ ਮੂੰਹ ਤੋਂ 
ਮੁਨੀ ਰਾਜ _ਉਸ _ਦੀ ਬੇਰੁਖੀ ਵੇਖ ਕੇ ਪ੍ਰੇਮ ਨਾਲ ਰੋਮਾਂਚਿਤ ਹੋ ਗਿਆ ਅਤੇ 
ਚਾਉ ਪੈਦਾ ਹੋ ਗਿਆ।੪੪੯। 

(ਜੇ ਕੋਈ) ਇਸ ਪੁਕਾਰ _ਦਾ ਪ੍ਰੇਮ ਪਰਮਾਤਮਾ _ਨਾਲ _ਲਗਾਵੇ, _ਤਦ (ਉਹ) ਪਰਮ 
ਪੁਰਖ ਨੂੰ ਪ੍ਰਾਪਤ ਕਰ _ਲਵੇਗਾ। _ਉਸ ਨੂੰ (ਦੱਤ ਨੇ) ਇਕੀਸਵਾਂ ਗੁਰੂ _ਧਾਰਨ _ਕਰ ਲਿਆ, 
ਮਾਨੋ ਉਸ ਨੇ (ਇਨ੍ਹਾਂ ਨੂੰ) ਮਨ, _ਤਨ ਅਤੇ ਬਾਣੀ ਵਜੋਂ ਮੁਲ ਲੈ _ਲਿਆ ਹੋਵੇ।੪੫0। 


ਇਨ੍ਹਾਂ 
ਨਹੀਂ ਕਿਹਾ। 
ਤਨ ਵਿਚ 


/ਏਥੋ_/ਏਕਾਸ਼ਵੇ' ਗੁਰੂ _ਤੰਤਾ ਪੜ੍ਹਾਉਣ ਵਾਲਾ ਰਲ਼” ਦਾ ਪਰਨੰਨ ਸਮਘਤ/ ੨5/ 


ਹੁਣ ਹਲ ਵਾਹੁਣ ਵਾਲੇ _ਬਾਈਵੇਂ ਗੁਰੂ ਦਾ ਕਥਨ 

ਚੱਪਲ? 

ਜਦ _ਇਕੀਸਵਾਂ ਗੁਰੂ _ਧਾਰ ਕੇ _(ਦੌਤ) ਅਗੇ ਚਲਿਆ, (ਤਾਂ) ਉਸ ਨੇ ਹਲ ਵਾਹੁੰਦਾ 
ਇਕ ਆਦਮੀ _ਵੇਖਿਆ। ਉਸ ਦੀ ਇਸਤਰੀ ਬਹੁਤ ਸੁਖ ਦੇਣ ਵਾਲੀ ਸੀ ਅਤੇ ਉਸ ਦੇ 
ਹਿਰਦੇ ਵਿਚ _ ਪਤੀ _ਦੀ _ ਬਹੁਤ _ ਅਧਿਕ _ ਆਸ _ (ਭਰੋਸਾ) _ਸੀ।੪੫੧। 

ਉਹ ਹੱਥ ਵਿਚ ਭੱਤਾ ਲੈ ਕੇ (ਇਸ ਤਰ੍ਹਾਂ) ਚਲੀ ਆ ਰਹੀ ਸੀ, ਮਾਨੋ ਮਾਲਕ 
ਨੇ (ਉਸ ਨੂੰ) ਘਰੋਂ ਬੁਲਾ ਭੇਜਿਆ ਹੋਵੇ। ਉਸ ਨੇ ਹਲ ਵਾਹੁੰਦੇ ਹੋਏ (ਆਦਮੀ) _ਨੂੰ ਕੁਝ 
ਨ ਜਾਣਿਆ _ (ਅਤੇ _ ਉਸ) ਇਸਤਰੀ _ਦਾ _ਧਿਆਨ _ ਆਪਣੇ ਪਤੀ _ਵਲ ਹੀ ਲਗਾ 
"ਰਿਹਾ।੪੫੨। 

ਸ਼ਿਰੋਮਣੀ ਮੁਨੀ ਰਿਸ਼ੀਆਂ ਦੇ ਸੈਨਾ ਨੂੰ ਨਾਲ ਲਏ ਹੋਇਆਂ, ਜਿਸ ਦੇ ਮੁਖ ਦੀ ਛਬੀ 
ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ, ਉਸ ਦੇ ਨੇੜੇ ਨੇੜੇ ਹੋ_ ਕੇ ਚਲਦਾ ਗਿਆ 
ਅਤੇ _ਉਸ _ਦੇ ਕੁਝ ਪਿਛੇ ਮੁਨੀ ਰਾਜ _ਇਕ ਥਾਂ ਬੈਠ _ਗਿਆ।੪੫੩। 


੨ ੬ ੬ 


ਸੀ _ਦਸਮ-ਗ੍ਰੰਥ ਸਾਹਿਬ 


ਅਨੂਪ ਨਰਾਜ ਛੰਦ 

ਅਨੂਪ _ਗਾਤ _ਅਤਿਭੁਤੈ _ਬਿਭੂਤ _ਸੋਭਤੈ _ਤਨੰ। 
ਅਛਿਜ ਤੇਜ ਜਾਜੁਲੈ ਅਨੰਤ ਮੋਹਤੇ _ਮਨੰ। 
ਸਸੋਭ ਬਸਤ੍ਰ _ਰੰਗਤੇ ਸੁਰੰਗ ਗੇਰੂ ਅੰਬਰੈ। 

ਬਿਲੋਕ ਦੇਵ ਦਾਨਵ ਮਮੋਹ ਗੰਧੂਬੈ _ਨਰੈ। _੪੫੪। 
ਜਟਾ _ਬਿਲੋਕਿ ਜਾਨਵੀ _ਜਟੀ ਸਮਾਨ _ਜਾਨਈ। 
ਬਿਲੋਕਿ ਲੋਕ _ਲੋਕਿਣੈ ਅਲੋਕਿ ਰੂਪ _ਮਾਨਈ। 
ਬਜੰਤ ਚਾਰ _ਕਿੰਕੁਰੀ ਭਜੰਤ ਭੂਤ _ਭੈਧਰੀ। 
ਪਪਾਤ _ਜਛ _ਕਿੰਨ੍ਹਨੀ ਮਮੋਹ _ਮਾਨਨੀ ਮਨੰ। _੪੫੫। 


ਰ ਰੀਝ ਜਛ_ਗੰਧੂਬੈ ਸੁਰਾਰਿ ਨਾਰਿ ਸੁ ਪੁਭੈ। 
ਕੜੰਤ ਕੂ ਕਿੰਨ੍ਹਣੀ ਹਸੰਤ ਹਾਸ _ਕਾਮਿਣੀ। 
ਲਸੰਤ ਦੰਤਣੈ ਦੁਤੈ _ਖਿਮੰਤ ਜਾਣੂ _ਦਾਮਿਣੀ। ੪੫੬। 


ਦਲੰਤ ਪਾਪ ਦੁਭਰੈ ਚਲੰਤ ਮੋਨਿ _ਸਿੰਮਰੈ। 
ਸੁਭੰਤ _ਭਾਰਗਵੈ ਪਟੈ _ਬਿਅੰਤ ਤੇਜ ਉਫਣੈ। 
ਪਰੰਤ _ਪਾਨਿ ਭੂਚਰੈ ਭੁਮੰਤ _ਸਰਬਤੋ _ਦਿਸੈ। 
ਤਜੈਤ ਪਾਪ ਨਰ _ਬਰੈ _ਚਲੌਤ _ਧਰਮਣੋਂ ਮਗੇ। ੪੫੭। 


ਬਿਲੋਕਿ _ਬੀਰਣੋ ਦਯ _ਅਰੁਝ _ਛਤ੍ਹ _ਕਰਮਣੰ। 
ਤਜੋਤਿ ਸਾਇਕੈ ਸਿਤ ਕਟੌਤ ਟੂਕ _ਬਰਮਣੈ। 
ਥਥੈਭ _ਭਾਨਣੋ _ਰਥੈ _ਬਿਲੋਕਿ ਕਉਤਕੈ _ਰਣੈ। 
ਗਿਰੰਤ ਜੁਧਣੋ _ਛਿਤੇ _ਬਮੰਤ ਸ੍ਰੋਣਤੇ ਮੁਖੰ। ੪੫੮। 


ਫਿਰੰਤ ਚਕੂਣੋ ਚਕ _ਗਿਰੰਤ ਜੋਧਣੋ ਰਣੈ। 

ਉਠੰਤ ਕ੍ਰੋਧ ਕੈ _ਹਠੀ ਠਠੁਕਿ ਕ੍ਰਧਿਤੰ ਭੁਜੈ। 
ਭੁਮੰਤ ਅਧ _ਬਧਤੰ _ਕਮਧ _ਬਧਤੈ _ਕਟੈ। 

ਪਰੰਤ ਭੂਤਲ ਭਟ _ਬਕੰਤ ਮਾਰੂੜੋ ਰਟੰ। ੪੫੯। 
ਪਿਪੰਤ _ਅਸਵ _ਭਟੰਤ ਭਿਰੰਤ _ਦਾਰੁਣੋ _ਰਣੈ। 
ਬਹੰਤ _ਤੀਛਣੋ ਸਰੇ _ਝਲੌਤ _ਝਾਲ _ਖੜਿਗਿਣੈ। 
ਉਠੰਤ _ਮਾਰੂੜੋ _ਰਣੈ _ਬਕੰਤ ਮਾਰਣੋ ਮੁਖੰ। 

ਚਲੰਤ _ਭਾਜਿ ਨ _ਹਠੀ ਜੁਝੰਤ ਦੁਧਰੈ ਰਣੰ। ੪੬0। 


ਰੁਦੂ ਅਵਤਾਰ ੨੬੭ 


ਰਹੀ ਸੀ। (ਜਿਸ ਦੇ ਮੁਖ ਦਾ) ਪੁਚੰਡ _ਤੇਜ _ਅਛਿਜ ਸੀ ਅਤੇ ਬੇਅੰਤ ਮਨਾਂ 
ਕਰ _ਰਿਹਾ _ਸੀ। _ ਸੁੰਦਰ _ਭਗਵੇ _ਰੰਗ _ਦੇ ਬਸਤ੍ਰ _ਸ਼ੋਭਾਇਮਾਨ _ਸਨ, (ਜਿਨ੍ਹਾਂ ਨੂੰ) ਵੇਖ ਕੇ 
ਦੇਵਤੇ, ਦੈਂਤ, _ਗੰਧਰਬ _ਅਤੇ ਮਨੁੱਖ ਮੋਹ ਦੇ ਵਸ ਵਿਚ ਹੋ ਰਹੇ ਸਨ।੪੫੪। 

(ਜਿਸ ਦੀਆਂ) ਜਟਾਵਾਂ ਨੂੰ ਵੇਖ _ਕੇ _ਗੰਗਾ ਸ਼ਿਵ ਦੇ ਸਮਾਨ ਸਮਝਦੀ _ਸੀ। (ਭਿੰਨ 
ਭਿੰਨ) ਲੋਕਾਂ ਦੇ ਲੋਗ (ਜਿਸ ਨੂੰ) ਵੇਖ ਕੇ ਅਲੌਕਿਕ ਰੂਪ ਵਾਲਾ ਮੰਨਦੇ ਸਨ। (ਜਿਸ ਦੀ) 
ਬਹੁਤ ਸੁੰਦਰ _ਕਿੰਗਰੀ ਵਜਦੀ ਸੀ (ਅਤੇ ਉਸ ਨੂੰ ਸੁਣ ਕੇ) ਭੈ ਭੀਤ ਹੋ ਕੇ ਭੂਤ ਭਜਦੇ 
ਜਾਂਦੇ _ਸਨ। _ ਯਕਸ਼ਾਂ _ਅਤੇ _ਕਿੰਨਰਾਂ _ਦੀਆਂ _ ਅਣਖੀਲੀਆਂ _ਇਸਤਰੀਆਂ _ਮਨ _ਵਿਚ _ਮੋਹਿਤ 
ਹੋ ਕੇ (ਧਰਤੀ ਉਤੇ) ਡਿਗ _ ਰਹੀਆਂ _ ਸਨ।੪੫੫। 

ਚਿਤ੍ੁਣੀ ਇਸਤਰੀ (ਦੱਤ ਦੀ) _ਵਿਚਿਤ੍ੁ _ਅਤੇ ਪਵਿਤ੍ਰ _ਪੁਭੁਤਾ ਨੂੰ ਵੇਖ _ਕੇ ਚਿਤਰ 
ਵਰਗੀ ਹੋ ਰਹੀ _ਸੀ। _ਉਸ _ਦੀ ਪੁਭੁਤਾ _ਉਤੇ _ਯਕਸ਼, _ਗੰਧਰਬ _ ਅਤੇ _ਦੈੱਤਾਂ ਦੀਆਂ 


ਮਾਨੋ __ ਬਿਜਲੀ _ਖਿਮ _ਰਹੀ _ ਹੋਵੇ।੪੫੬। 


(ਜਿਧਰੋ' ਵੀ) ਸਿਮਰਨ ਕਰਦਾ ਹੋਇਆ ਮੁਨੀ ਲੰਘ ਜਾਂਦਾ ਸੀ, ਭਾਰੇ ਪਾਪਾਂ ਨੂੰ 
ਦਲਦਾ ਜਾਂਦਾ _ਸੀ। _(ਸ਼ਰੀਰ ਉਤੇ) _ਭਗਵੇ _ਬਸਤ੍ਰ _ਸ਼ੋਭਦੇ ਸਨ ਅਤੇ ਬੇਅੰਤ ਤੇਜ ਫੁਟ ਫੁਟ 
ਕੇ ਨਿਕਲ ਰਿਹਾ _ਸੀ। ਭੂਮੀ _ਉਤੇ ਚਲਣ _ਵਾਲੇ ਪੈਰੀਂ ਪੈਂਦੇ ਸਨ ( ਦੌਤ) ਸਾਰੀਆਂ 


ਦਿਸ਼ਾਵਾਂ ਵਿਚ _ਭੂਮਣ ਕਰਦਾ _ਸੀ। (ਜੋ) ਸ੍ਰੇਸ਼ਠ ਪੁਰਸ਼ _(ਉਸ ਦੇ) ਧਰਮ _ਮਾਰਗ _ਉਤੇ 
ਚਲਦੇ ਸਨ, _ਉਹ _ ਪਾਪਾਂ ਤਿਆਗ _ ਰਹੇ __ ਸਨ।੪੫੭। 


ਯੁੱਧ ਕਰਮ ਵਿਚ ਰੁ ਤੁ ਉਨ੍ਹ 
ਕੀਤਾ ਜੋ ਚਮਕਦੇ ਤੀਰ ਛਡ ਸਨ ਅਤੇ ਕਵਚਾਂ ਨੂੰ ਟੋਟੇ ਟੋਟੇ ਕਰ ਕੇ ਸੁਟੀ ਜਾ 
ਰਹੇ _ਸਨ। (ਉਸ) ਰਣ ਦੇ ਕੌਤਕ ਵੇਖਣ ਲਈ ਸੂਰਜ ਦਾ ਰਥ ਵੀ ਰੁਕ ਗਿਆ ਸੀ। 
ਯੋਧੇ _ਰਣ-ਭੂਮੀ _ਵਿਚ ਡਿਗ _ਰਹੇ _ਸਨ ਅਤੇ ਉਨ੍ਹਾਂ ਦੇ ਮੁਖ ਤੋਂ ਲਹੂ _ਨਿਕਲ _ਰਿਹਾ 
ਸੀ।੪੫੮। 

ਚੌਹਾਂ ਪਾਸੇ _ਚਕੂ _ਚਲ ਰਹੇ _ਸਨ ਅਤੇ ਯੋਧੇ _ਰਣ-ਭੂਮੀ ਵਿਚ _ਡਿਗ _ਰਹੇ _ਸਨ। 
ਕ੍ਰੋਧ ਨਾਲ _ਹਠੀ ਸੂਰਮੇ ਫਿਰ ਉਠਦੇ ਸਨ ਅਤੇ ਕ੍ਰੋਧ ਨਾਲ _ਭਰ ਕੇ (ਆਪਣੀਆਂ) ਭੁਜਾਵਾਂ 
ਠੋਕਦੇ ਸਨ। ਲਕਾਂ ਨੂੰ ਬੈਨ੍ਹੇ ਹੋਏ ਧੜ _ਅੱਧੇ _ਪਚੱਧੇ _ਕਟੇ ਹੋਏ ਫਿਰ ਰਹੇ _ਸਨ। (ਅਨੇਕ) 
ਸੂਰਮੇ _ਧਰਤੀ _ਉਤੇ _ਡਿਗ _ਰਹੇ _ਸਨ ਅਤੇ ਮਾਰੂ _ਸੁਰ _ਵਾਲੇ _ਬੋਲ ਬੋਲਦੇ _ਸਨ।੪੫੯। 

ਸ਼ੂਰਵੀਰ ਮਦਿਰਾ ਪੀਂਦੇ ਸਨ ਅਤੇ (ਫਿਰ) ਭਿਆਨਕ ਯੁੱਧ _ਕਰਦੇ _ਸਨ। _ਤਿਖੇ ਤੀਰ 
ਵਰ੍ਹਾਉਂਦੇ ਸਨ ਅਤੇ ਤਲਵਾਰਾਂ _ਦੀਆਂ _ਤਿਖੀਆਂ ਧਾਰਾਂ (ਆਪਣੇ ਉਤੇ) _ਝਲਦੇ _ਸਨ। ਮਾਰੂ 
ਯੁੱਧ ਵਿਚ (ਡਿਗ _ਡਿਗ ਕੇ) ਉਠਦੇ ਸਨ ਅਤੇ ਮੂੰਹ ਤੋਂ ਮਾਰੋ ਮਾਰੋ _ਪੁਕਾਰਦੇ ਸਨ। ਜੋ 
ਹਠੀ ਨਹੀਂ ਸਨ, _ਉਹ _ਭਜੀ ਜਾਂਦੇ ਸਨ ਅਤੇ ਦੋਹਾਂ ਧਿਰਾਂ ਦੇ (ਯੋਧੇ) ਰਣ ਵਿਚ _ਜੁਝਦੇ 
ਸਨ।੪੬0। 


੨੬੮ 


ਸੀ _ਦਸਮ-ਗ੍ਰੰਥ _ਸਾਹਿਬ 


ਸਿਲੇਣਿ ਉਜਲੀ ਕ੍ਰਿਤੋ ਬਹੰਤ _ਸਾਇਕੈ ਸੁਭੈ। 
ਬਿਲੋਕਿ ਮੋਨਿਸੈ ਜੁਧ ਚਚਉਧ _ਚਕ੍ਰਤੇ _ਭਵੇਂ। 
ਮਮੋਹ _ਆਸੂਮੰ _ਗਤੇ _ਪਪਾਤ _ਭੂਤਲੀ _ਸਿਰੋ। _੪੬੧। 
ਸਭਾਰ _ਭਾਰਗ _ਬਸਨਿਨੰ ਜਜਪਿ ਜਾਪਣ ਰਿਖੰ। 
ਨਿਹਾਰਿ ਪਾਨ ਪੈ ਪਰਾ ਬਿਚਾਰ ਬਾਇਸਵੋ ਗੁਰੈ। 
ਬਿਅੰਤ _ਜੋਗਣੋ _ਸਧੈ ਅਸੰਖ _ਪਾਪਣੋ _ਦਲੈ। 
ਅਨੇਕ _ਚੇਲਕਾ ਲਏ _ਰਿਖੇਸ ਆਸਨੰ _ਚਲੈ। _੪੬੨। 


/ਏ/ਤਾ ਹਰਾ ੜਾਹਤਾ ਛਾਣੀਸਵਂ ਗੁਰੂ /ਏਸ੍ਹੀਂ ਭਾਤ ਲੈ ਆਣ ਨਆਕਤੰ/ ੨੨/ 


ਅਥ _ਤ੍ਰਿਆ ਜਛਣੀ _ਤੇਈਸਮੋ ਗੁਰੂ _ਕਥਨੰ 
#ਨੂਪ' ਨਰਾਜ਼ ਛਾ 

ਬਜੰਤ ਨਾਦ _ਦੁਧਰੈ _ਉਠੰਤ _ਨਿਸਨੈ ਸੁਰੰ। 

ਭਜੰਤ _ਅਰਿ ਦਿਤੋ ਅਘੰ _ਬਿਲੋਕਿ _ਭਾਰਗਵੈ _ਭਿਸੈ। 
ਬਿਲੋਕਿ ਕੰਚਨੰ _ਗਿਰੰਤ ਤਜ _ਮਾਨੁਖੀ ਭੁਅੰ। 
ਸਸੁਹਕ ਤਾਪਸੀ ਤਨੈ _ਅਲੋਕ ਲੋਕਣੋ _ਬਪੰ। ੪੬੩। 
ਅਨੇਕ _ਜਛ _ਗੰਧੂਬੈ _ਬਸੇਖ _ਬਿਧਿਕਾ _ਧਰੀ। 

ਨਿਰਕਤ _ਨਾਗਣੀ ਮਹਾ ਬਸੇਖ _ਬਾਸਵੀ ਸੁਰੀ। 
ਪਵਿਤ੍ਰ ਪਰਮ ਪਾਰਬਤੀ ਅਨੂਪ ਆਲਕਾਪਤੀ। 
ਅਸਕਤ _ਆਪਿਤੇ ਮਹਾ _ਬਿਸੇਖ ਆਸੁਰੀ ਸੁਰੀ। ੪੬੪। 
ਅਨੂਪ ਏਕ _ਜਛਣੀ _ਮਮੋਹ _ਰਾਗਣੋ ਮਨੈ। 

ਘੁਮੰਤ ਘੂਮਣੈ _ਛਿਤੇ ਲਗੰਤ _ਸਾਰੰਗੋ _ਸਰੋ। 

ਬਿਸਾਰਿ ਨੇਹ _ਗੇਹਣੈ ਸਨੇਹ _ਰਾਗਣੋ ਮਨੈ। 

ਮ੍ਿਗੀਸ ਜਾਣੁ ਘੁਮਤੇ ਕ੍ਰਿਤੇਣ ਕ੍ਰਿਸ ਕ੍ਰਿਤੀ ਸਰੋ। _੪੬੫। 
ਰਝੀਝ _ਰਾਗਣੋ ਚਿਤ _ਬਦੰਤ ਰਾਗ ਸੁਪ੍ਰਭੈ। 

ਬਜੰਤ _ਕਿੰਗੁਰੀ ਕਰੈ ਮਮੋਹ ਆਸੂਮੈ _ਗਤੈ। 

ਸਸਜਿ _ਸਾਇਕੈ ਸਿਤ ਕਪੰਤ _ਕਾਮਣੋ _ਕਲੰ। 

ਭੂਮੰਤ _ਕੂਤਲੈ ਭਲੰ _ਭੁਗੰਤ _ਭਾਮਿਣੀ ਦਲੌ। ੪੬੬। 


ਤ#ਰ ਛੰਟਾ 


ਗੁਨਵੰਤ ਸੀਲ _ਅਪਾਰ। _ਦਸ ਚਾਰ ਚਾਰ _ਉਦਾਰ। 
ਰਸ ਰਾਗ ਸਰਬ _ਸਪੰਨਿ। _ਧਰਣੀ ਤਲਾ ਮਹਿ ਧੰਨਿ। ੪੬੭। 


ਰੁਦੂ ਅਵਤਾਰ ੨੬੯ 


ਵਿਚਿਤ੍ਰ _ਢੰਗ _ਨਾਲ _ਚਿਤਰੀਆਂ ਹੋਈਆਂ _ ਸੁੰਦਰ _ਕਮਾਣਾਂ _ਕਟੀਆਂ _ ਪਈਆਂ _ ਸਨ। 
ਦੇ ਚਿੱਟੇ ਹੋਏ (ਅਰਥਾਤ _ਲਿਸ਼ਕਾਏ ਹੋਏ) _ਫਲਕ _ਅਤੇ ਸੁੰਦਰ ਤੀਰ ਚਲ 
ਰਹੇ _ਸਨ। _ਮੁਨੀਸ਼ਵਰ _ਉਸ ਯੁੱਧ ਨੂੰ ਵੇਖ ਕੇ ਚਕਾਚੌਂਧ _ਅਤੇ ਹੈਰਾਨ ਹੋ _ਗਏ। _ਮੋਹਿਤ 
ਹੋ ਗਏ 


ਅਤੇ ਧਰਤੀ ਉਤੇ ਕੇ ਡਿਗ _ਪਏ।੪੬੧। 


ਸਿਰ _ਰਖ 
ਰਿਸ਼ੀ ਨੇ ਬਹੁਤ ਭਾਰੇ _ਭਗਵੇ ਬਸਤੁ ਪਾਏ ਹੋਏ ਸਨ ਅਤੇ ਜਾਪ ਜਪ ਰਿਹਾ ਸੀ। 
ਨ ਅਤੇ 


ਸਨ।੪੬੨। 


/ਟੈਲੋਂ_'ਹਲ' ਵਾਹੁੰਦਾ” ਲਾਣੰਵ਼ਾਂ ਗਠੂ_/ਲੈਲਤਗਾੀ ਭੱਤਾ ਨੈ ਕੇ ਆਣ ਦਾ ਪੁਨ ਨਆਪਤ/ ੨੨/ 


ਹੁਣ “ਯਕਸ਼ ਇਸਤਰੀ” ਦੇ ਰੂਪ ਵਿਚ ਤੇਈਵੇਂ ਗੁਰੂ ਦਾ ਕਥਨ 
ਅਨੂਪ ਨਰਾਜ ਛਾ 

ਦੋਹਾਂ ਧਿਰਾਂ ਤੋਂ ਨਾਦ _ਵਜਦੇ ਸਨ ਅਤੇ _ਨਗਾਰਿਆਂ ਦੀ ਸੁਰ ਉਠਦੀ _ਸੀ। _ਭਗਵੇ 
ਬਸਤ੍ਰ _ਵੇਖ _ਕੇ _ਪਾਪ _ਵੈਰੀ ਦੈੱਤਾਂ ਵਾਂਗ _ਭਜਦੇ _ਸਨ। (ਜਿਵੇਂ) ਸੋਨੇ ਨੂੰ ਵੇਖ ਕੇ ਮਨੁੱਖ 
(ਧੀਰਜ ਨੂੰ) ਤਿਆਗ _ਕੇ ਧਰਤੀ _ਉਤੇ ਡਿਗ ਪੈਂਦਾ ਹੈ, _(ਉਵੇਂ) _ਤਪਸਵੀ ਦੇ ਅਲੌਕਿਕ 
ਤਨ ਦੀ ਚਮਕ ਨੂੰ ਵੇਖ ਕੇ ਲੋਕਾਂ ਦੇ ਸ਼ਰੀਰ _(ਡਿਗ _ਰਹੇ _ਸਨ)।੪੬੩। 
ਨਾਗ _ ਇਸਤਰੀਆਂ _ ਅਤੇ _ ਬਹੁਤ _ਅਤੇ ਵਿਸ਼ੇਸ਼ ਸੁੰਦਰ ਇੰਦਰ _ ਅਤੇ _ ਦੇਵਤਿਆਂ _ ਦੀਆਂ 
ਇਸਤਰੀਆਂ, _ਪਰਮ ਪਵਿਤ੍ਰ ਪਾਰਬਤੀ _ਅਤੇ _ਅਨੂਪਮ _ਕੁਬੇਰ _(ਆਲਕਾ _ਪਤੀ”) ਦੀ ਪਤਨੀ, 
ਅਤੇ _ਆਪਣੇ ਆਪ _ਵਿਚ ਵਿਸ਼ੇਸ਼ ਦੇਵਤਾ _ਅਤੇ ਦੈਂਤ ਇਸਤਰੀਆਂ _ਮੋਹਿਤ ਹੋ __ਰਹੀਆਂ 
ਸਨ।੪੬੪। 


ਇਕ _ਅਨੂਪਮ _ਯਕਸ਼ _ਇਸਤਰੀ ਜੋ ਰਾਗਾਂ _ਨਾਲ _ਮਨਾਂ ਨੂੰ ਮੋਹਿਤ ਕਰਦੀ ਹੈ, 
ਸਾਰੰਗ _ਦੀ ਸੁਰ _ਲਗਾ ਕੇ _ਧਰਤੀ ਉਤੇ ਘੁੰਮਦੀ ਫਿਰਦੀ ਸੀ, ਘਰ ਦਾ ਮੋਹ ਭੂਲਾ ਦਿੱਤਾ 
ਅਤੇ ਮਨ ਵਿਚ ਰਾਗ ਨਾਲ ਪ੍ਰੇਮ ਪਾ ਲਿਆ ਸੀ। ਸ਼ਿਕਾਰੀ ਦੇ ਤਿਖੇ ਕੀਤੇ ਹੋਏ ਤੀਰ 


ਸੀ 

ਨਾਲ _ ਘਾਇਲ _ਹੋਏ ਹਿਰਨ ਵਾਂਗ _ ਘੁੰਮ _ਰਹੀ _ਸੀ।੪੬੫। 
ਚਿਤ ਵਿਚ ਰਾਗ ਉਤੇ ਪ੍ਰਸੰਨ ਹੁੰਦੀ ਸੀ ਅਤੇ ਸ੍ਰੇਸ਼ਠ ਰਾਗ _ਗਾ ਰਹੀ _ਸੀ। ਕਿੰਗੁਰੀ 

ਹੱਥ _ਨਾਲ _ਵਜਾਉਂਦੀ ਸੀ, ਮੋਹਿਤ ਹੋਇਆਂ ਵਾਂਗ _ਆਸ਼੍ਹਮ ਨੂੰ ਜਾਂਦੀ ਸੀ। _ਹਾਵ ਭਾਵ ਦੀ 

ਇਸਤਰੀ-ਕਲਾ _ਦੇ _ਤਿਖੇ _ ਸਫੈਦ _ਤੀਰ _ਸਜਾਏ _ਹੋਏ _ਸਨ। _ਧਰਤੀ _ਉਤੇ ਘੁੰਮਦੀ _ਹੋਈ 

(ਉਹ) ਇਸਤਰੀ _ਪਤਿਆਂ _('ਦਲੈ”) ਨੂੰ _ਚੈਗੀ _ਭੁਗਤੀ (ਭੋਜਨ) (ਬਣਾ _ਰਹੀ ਸੀ) (ਭਾਵ! 

ਨਿਰਾਹਾਰ ਵਿਚਰ _ਰਹੀ _ਸੀ)।੪੬੬। 

ਤੌੱਮਰ ਛੰਦ 

ਉਦਾਰ _(ਸੁਭਾ _ਵਾਲੀ), _ਸਭ _ ਪ੍ਰਕਾਰ ਦੇ _ਰਾਗ _ਅਤੇ _ਰਸ _ਵਿਚ _ਭਰਪੂਰ, _(ਉਹ) ਧਰਤੀ 

ਦੇ ਤਲ ਵਿਚ ਧੰਨ ਸੀ।੪੬੭। 


੨੭0 


ਸੀ _ਦਸਮ-ਗ੍ਰੰਥ _ਸਾਹਿਬ 


ਇਕ ਰਾਗ _ਗਾਵਤ _ਨਾਰਿ। _ਗੁਣਵੰਤ ਸੀਲ _ਅਪਾਰ। 
ਸੁਖ ਧਾਮ ਲੋਚਨ _ਚਾਰੁ। ਸੰਗੀਤ ਕਰਤ _ਬਿਚਾਰ। ੪੬੮। 


ਦੁਤਿ ਮਾਨ ਰੂਪ _ਅਪਾਰ। _ਗੁਣਵੰਤ ਸੀਲ _ਉਦਾਰ। 
ਸੁਖ ਸਿੰਧੁ ਰਾਗ _ਨਿਧਾਨ। ਹਰਿ ਲੇਤ ਹੇਰਤਿ ਪ੍ਰਾਨ। ੪੬੯। 


ਅਕਲੰਕ _ਜੁਬਨ _ਮਾਨ। ਸੁਖ ਸਿੰਧੁ ਸੁੰਦਰਿ ਥਾਨ। 
ਇਕ ਚਿਤ ਗਾਵਤ _ਰਾਗ। _ਉਫਟੰਤ ਜਾਨੁ _ਸੁਹਾਗ। _8੭0। 


ਤਿਹ ਪੇਖ ਕੈ ਜਟਿ ਰਾਜ। ਸੰਗ ਲੀਨ ਜੋਗ _ਸਮਾਜ। 
ਰਹਿ ਰੀਝ ਆਪਨ _ਚਿਤ। ਜੁਗ ਰਾਜ ਜੋਗ ਪਵਿਤ। ੪੭੧। 


ਇਹ ਭਾਤਿ ਜੋ ਹਰਿ ਸੰਗ। ਹਿਤ ਕੀਜੀਐ ਅਨਭੰਗ। 
ਤਬ ਪਾਈਐ ਹਰਿ ਲੋਕ। ਇਹ ਬਾਤ ਮੈ ਨਹੀ ਸੋਕ। ੪੭੨। 


ਚਿਤ ਚਉਪ ਸੋ ਭਰ ਚਾਇ। ਗੁਰ ਜਾਨਿ ਕੈ ਪਰਿ ਪਾਇ। 
ਚਿਤ ਤਊਨ ਕੇ ਰਸ ਭੀਨ। ਗੁਰੂ ਤੇਈਸਵੋ ਤਿਹ _ਕੀਨ। ੪੭੩। 


/ਛੱਤਾ ਸਛਣਾਂ ਨਨ ਰਾਗ _ਕਾਵਤਾੰ ਗੁਰੂ _ਤੋਲੰਨਵੇਂ ਸ਼ਮਪਤੰ/ ੨੩੭ 
ਤੌੱਮਰ ਛੰਦ 

ਤਬ ਬਹੁਤ _ਬਰਖ ਪ੍ਰਮਾਨ। ਚੜਿ ਮੇਰ ਸ੍ਰਿੰਗ ਮਹਾਨ। 

ਕੀਅ ਘੋਰ ਤਪਸਾ ਉਗੂ। ਤਬ _ਰੀਝਏ ਕਛੁ _ਸੁਗੁ। ੪੭੪। 


ਜਗ ਦੇਖ ਕੇ ਬ਼ਿਵਹਾਰ। ਮੁਨਿ ਰਾਜ ਕੀਨ _ਬਿਚਾਰ। 
ਇਨ ਕਉਨ ਸੋ ਉਪਜਾਇ। ਫਿਰਿ ਲੇਤਿ ਆਪਿ ਮਿਲਾਇ। ੪੭੫। 


ਤਿਹ _ਚੀਨੀਐ _ਕਰਿ _ਗਿਆਨ। _ਤਬ _ਹੋਇ ਪੂਰਣ _ਧ੍ਯਾਨ। 
ਤਿਹ ਜਾਣੀਐ ਜਤ ਜੋਗ। _ਤਬ ਹੋਇ ਦੇਹ ਅਰੋਗ। _੪੭੬। 


ਤਬ ਏਕ ਪੁਰਖ _ਪਛਾਨ। _ਜਗ ਨਾਸ _ਜਾਹਿਨ _ਜਾਨ। 
ਸਬ _ਜਗਤ ਕੋ ਪਤਿ _ਦੇਖਿ। ਅਨਭਉ ਅਨੰਤ ਅਭੇਖ। ੪੭੭। 


ਬਿਨ ਏਕ _ਨਾਹਿਨ ਸਾਤਿ। ਸਭ ਤੀਰਥ _ਕਿਯੁੰ ਨ _ਅਨਾਤ। 
ਜਬ ਸੇਵਿਹੋ ਇਕਿ ਨਾਮ। ਤਬ ਹੋਇ ਪੂਰਣ ਕਾਮ। ੪੭੮। 


ਰੁਦੂ ਅਵਤਾਰ ੨੭੧ 


(ਇਸ ਤਰ੍ਹਾਂ ਦੀ) ਇਕ _ਇਸਤਰੀ ਰਾਗ _ਗਾਉਂਦੀ ਸੀ, (ਜੋ) _ਗੁਣਵਾਨ ਅਤੇ ਚੰਗੇ 
ਸੁਭਾ ਵਾਲੀ _ਸੀ। (ਉਸ ਦੇ) ਸੁੰਦਰ ਨੇਤਰ ਸੁਖਾਂ ਦਾ ਘਰ _ਸਨ ਅਤੇ (ਉਹ) ਸੰਗੀਤ ਦਾ 
ਵਿਚਾਰ ਕਰ _ ਰਹੀ _ਸੀ।੪੬੮। 

(ਉਸ _ਦਾਂ) ਰੂਪ ਅਪਾਰ ਚਮਕ _ਦਮਕ _ਵਾਲਾ _ਸੀ। _(ਉਹ) _ਸ਼ੀਲ _ਅਤੇ _ਉਦਾਰ 
ਗੁਣ ਵਾਲੀ, ਸੁਖ _ਦਾ ਸਮੁੰਦਰ ਅਤੇ ਰਾਗਾਂ ਦਾ ਖ਼ਜ਼ਾਨਾ ਸੀ ਅਤੇ ਵੇਖਣ ਨਾਲ ਹੀ ਪ੍ਰਾਣ 
ਹਰ ਲੈਂਦੀ _ਸੀ।੪੬੯। 

ਕਲੰਕ _ਤੋਂ ਰਹਿਤ ਜੋਬਨ ਵਾਲੀ _ਸੀ। (ਉਹ) ਸੁੰਦਰੀ ਸੁਖ ਦਾ ਸਮੁੰਦਰ ਬਣੀ ਹੋਈ 
ਸੀ। ਇਕ ਚਿਤ ਹੋ ਕੇ ਰਾਗ ਗਾਉਂਦੀ ਸੀ, ਮਾਨੋ ਸੁਹਾਗ ਫੁਟ ਫੁਟ ਕੇ ਬਾਹਰ ਨਿਕਲਦਾ 
ਹਂਵੇ।੪੭0। 

ਉਸ ਵੇਖ ਕੇ ਜਟਾਧਾਰੀ ਯੋਗੀ ਰਾਜ _ (ਦੌਤ) ਆਪਣੇ _ਨਾਲ _ ਯੋਗੀਆਂ _ਦੀ 
ਮੰਡਲੀ _ਲਏ , ਆਪਣੇ ਚਿਤ _ਵਿਚ _ਪੁਸੰਨ ਹੋ. ਰਿਹਾ ਸੀ ਜੋ ਯੋਗ- ਰਾਜ (ਦੱਤ) 
ਯੋਗ ਵਿਚ ਪਵਿਤ੍ਰ _ਸੀ।੪੭੧। 


(2੧੨ 


ਇਸ ਤਰ੍ਹਾਂ ਜੋ ਹਰਿ ਨਾਲ ਅਟੁਟ ਪ੍ਰੌਮ ਕਰੇਗਾ, ਤਦ (ਉਹ) ਜ਼ਰੂਰ 
ਹਰਿ-ਲੋਕ ਪ੍ਰਾਪਤ _ ਕਰ _ ਲਏਗਾ। _ਇਸ _ ਗੱਲ ਵਿਚ _ (ਜ਼ਰਾ ਜਿੰਨਾ ਵੀ) ਸ਼ਕ ਨਹੀਂ 
ਹੰ।੪੭੨। 

ਚਾਉ ਅਤੇ ਸ਼ੌਕ ਨਾਲ (ਦੌਤ ਦਾ) ਚਿਤ _ਭਰ _ਗਿਆ ਅਤੇ ਗੁਰੂ ਜਾਣ ਕੇ ਪੈਰੀਂ 


ਪੈ ਗਿਆ। ਉਸ ਦੇ ਪ੍ਰੇਮ ਰਸ ਵਿਚ ਚਿਤ ਭਿਜ ਗਿਆ। ਉਸ ਨੂੰ ਤੇਈਵਾਂ ਗੁਰੂ _ਕਰ 
'ਲਿਆ।੪੭੩। 

/ਣੈਥੋਂ _'ਸਛਣਾੰ ਨਾਰ _ਰਾਗਾ ਗਾਉਂਦੀ ਹੱਟੀ” ਤੋਲੀਵੈ' ਗੁਰ ਦਾ _ਪੁਸੰਨ ਸਖਤ) ੨੩੭ 
ਤੌਮਰ ਛੰਦ 

ਤਦ ਬਹੁਤ _ਵਰਿਆਂ _ਤਕ, _ਸੁਮੇਰ ਪਰਬਤ _ਦੀ ਮਹਾਨ ਚੋਟੀ ਉਤੇ ਚੜ੍ਹ _ਕੇ _ਬਹੁਤ 
ਘੋਰ _ਤਪਸਿਆ _ ਕੀਤੀ, _ਤਦ _ ਸੁਘੜ _ (ਪਰਮਾਤਮਾ) _ ਕੁਛ _ਪੁਸੰਨ _ਹੋਏ।੪8੭੪। 

ਜਗਤ ਦਾ ਵਿਵਹਾਰ _ਵੇਖ ਕੇ, ਮੁਨੀ ਰਾਜ _ਨੇ ਵਿਚਾਰ ਕੀਤਾ ਕਿ _ (ਜਗਤ 
ਵਾਲਿਆਂ ਨੂੰ) ਕੌਣ ਪੈਦਾ _ਕਰਦਾ ਹੈ _ਅਤੇ ਫਿਰ ਆਪਣੇ _ਵਿਚ _ਮਿਲਾ ਲੈਂਦਾ _ਹੈ।੪੭੫। 


ਉਸ ਨੂੰ ਗਿਆਨ ਪੂਰਵਕ _ ਸਮਝਣਾ _ਚਾਹੀਦਾ _ਹੈ, _ਤਦ ਪੂਰਨ ਧਿਆਨ _ਦੀ 


ਅਵਸਥਾ ਪ੍ਰਾਪਤ _ਹੋਵੇਗੀ। _ਉਸ _ ਨੂੰ _ਜਤ _ (ਇੰਦਰੀਆਂ _ਉਪਰ _ਕਾਬੂ _ਪਾਣ _ਵਾਲਾ) _ਯੋਗ 
ਦੁਆਰਾ ਜਾਣਨਾ _ਚਾਹੀਦਾ ਹੈ _ਤਦ ਜਾ ਕੇ ਦੇਹ ਅਰੋਗ _ਹੋਵੇਗੀ।੪੭੬। 


ਤਦ ਇਕ ਪੁਰਖ _ਦੀ ਪਛਾਣ _(ਹੋਵੇਗੀ), ਜਿਸ ਨੂੰ ਜਗਤ _ਦੇ ਨਾਸ਼ _ਦਾ ਕਾਰਨ 
ਜਾਣਨਾ ਚਾਹੀਦਾ _ਹੈ। _(ਜੋ) ਸਾਰੇ ਜਗਤ _ਦਾ ਸੁਆਮੀ ਦੇਖਿਆ ਜਾਂਦਾ ਹੈ, _(ਉਹ) ਡਰ 
ਤੋਂ ਰਹਿਤ, _ ਅਨੰਤ _ ਅਤੇ _ ਅਭੇਖ _ਹੈ।੪੭੭। 

(ਉਸ) ਇਕ ਨੂੰ ਜਾਣੇ ਬਿਨਾ ਸ਼ਾਂਤੀ ਨਹੀਂ ਹੈ, (ਭਾਵੇਂ) _ਸਾਰਿਆਂ _ਤੀਰਥਾਂ _ਦਾ 
ਇਸ਼ਨਾਨ ਕਿਉਂ ਨ ਕਰ ਲਈਏ। ਜਦ _ਇਕ ਨਾਮ ਨੂੰ ਸਿਮਰੋਗੇ, ਤਦ ਸਾਰੀਆਂ ਕਾਮਨਾਵਾਂ 
ਪੂਰੀਆਂ _ਹੋਣਗੀਆਂ।੪੭੮। 


੨੭੨ ਸ੍ਰੀ _ਦਸਮ-ਗ੍ਰੰਥ _ਸਾਹਿਬ 


ਬਿਨੁ ਏਕ ਚੌਬਿਸ ਫੋਕ। ਸਬ ਹੀ ਧਰਾ ਸਬ _ਲੋਕ। 
ਜਿਨਿ ਏਕ ਕਉ _ਪਹਿਚਾਨ। _ਤਿਨ ਚਉਬਿਸੋ ਰਸ _ਮਾਨ। ੪੭੯। 


ਜੇ ਏਕ ਕੇ ਰਸ ਭੀਨ। ਤਿਨਿ ਚਉਬਿਸੋ ਰਸਿ ਲੀਨ। 
ਜਿਨ ਏਕ ਕੋ ਨਹੀ ਬੂਝ। ਤਿਹ ਚਉਬਿਸੈ ਨਹੀ ਸੂਝ। ੪੮0। 


ਕੋ ਨਹੀ ਚੀਨ। ਤਿਨਿ ਚਉਬਿਸੈ ਫਲ _ਹੀਨ। 
ਕੋ _ਪਹਿਚਾਨ। ਤਿਨਿ _ਚਉਬਿਸੈ ਰਸ ਮਾਨ। ੪੮੧। 


ਲਾਂਦਤਹ _੪ਟ ਛੰਦ 
ਏਕਹਿ ਜਉ ਮਨਿ ਆਨਾ। ਦੂਸਰ ਭਾਵ ਨ ਜਾਨਾ। 
ਦੁੰਦਭਿ ਦਉਰ _ਬਜਾਏ। ਫੂਲ ਸੁਰਨ _ਬਰਖਾਏ। _੪੮੨। 


ਜਿਨਿ ਏਕ 
ਜਿਨ ਏਕ 


ਹਰਖੇ ਸਬ _ਜਟ ਧਾਰੀ। ਗਾਵਤ ਦੇ ਦੇ ਤਾਰੀ। 
ਜਿਤ ਤਿਤ ਡੋਲਤ ਫੂਲੇ। ਗ੍ਰਿਹਿ ਕੇ ਸਬ ਦੁਖ ਭੂਲੇ। ੪੮੩। 


ਤਾਰਕਾ ਛੰਦਾ 
ਬਹੁ _ਬਰਖ ਜਬੈ _ਤਪਸਾ ਤਿਹ _ਕੀਨੀ। ਗੁਰਦੇਵ ਕ੍ਰਿਆ ਜੁ ਕਹੀ ਧਰ _ਲੀਨੀ। 
ਤਬ ਨਾਥ _ਸਨਾਥ ਹੁਐ ਬ੍ਯੋਤ ਬਤਾਈ। _ਤਬ _ਹੀ ਦਸਓ ਦਿਸਿ ਸੂਝ _ਬਨਾਈ। ੪੮੪। 


ਦਿਜ ਦੇਵ ਤਬੈ ਗੁਰ ਚਉਬਿਸ ਕੈ ਕੈ। ਗਿਰਿ ਮੇਰ ਗਏ ਸਭ ਹੀ ਮੁਨਿ ਲੈ ਕੈ। 
ਤਪਸਾ ਜਬ _ਘੋਰ ਤਹਾ ਤਿਨ _ਕੀਨੀ। ਗੁਰਦੇਵ ਤਬੈ ਤਿਹ ਯਾ ਸਿਖ _ਦੀਨੀ। ੪੮੫। 


ਤੌੱਟਕਾ ਛੰਦ 
ਗਿਰਿ ਮੇਰੁ ਗਏ ਰਿਖਿ ਬਾਲਕ ਲੈ। ਧਰ ਸੀਸ ਜਟਾ ਭਗਵੇ ਪਟ ਕੈ। 
ਤਪ ਘੋਰ ਕਰਾ ਬਹੁ _ਬਰਖ ਦਿਨਾ। ਹਰਿ ਜਾਪ ਨ ਛੋਰਸ ਏਕ ਛਿਨਾ। ੪੮੬। 


ਦਸ ਲਛ ਸੁ ਬੀਸ ਸਹੰਸੂ ਬੂਖੰ। ਤਪ ਕੀਨ ਤਹਾ ਬਹੁ ਭਾਤਿ ਰਿਖੰ। 
ਸਬ ਦੇਸਨ ਦੇਸ ਚਲਾਇ ਮਤੰ। ਮੁਨਿ ਦੇਵ ਮਹਾ ਮਤਿ _ਗੂੜ _ਗਤੇ। ੪੮੭। 


ਰਿਖਿ ਰਾਜ ਦਸਾ ਜਬ ਅੰਤ ਭਈ। ਬਲ ਜੋਗ ਹੁਤੇ ਮੁਨਿ ਜਾਨ ਲਈ। 
ਧੂਅਰੋ ਜਗ _ਧਉਲੁਰ ਜਾਨਿ _ਜਟੀ। ਕਛੁ ਅਉਰ ਕ੍ਰਿਆ ਇਹ _ਭਾਤਿ ਠਟੀ। ੪੮੮। 


ਰੁਦੂ ਅਵਤਾਰ ੨੭੩ 


(ਉਸ) ਇਕ ਤੋਂ ਬਿਨਾ ਚੌਵੀ (ਗੁਰੂਆਂ ਦੀ ਸਿਖਿਆ) ਫੋਕੀ ਹੈ, _ਸਾਰੀ _ਧਰਤੀ 
ਉਹ 


ਅਤੇ ਸਾਰੇ ਲੋਕ (ਵਿਅਰਥ _ਹਨ)। ` ਜਿਨ੍ਹਾਂ `ਨੇ ਇਕ ਨੂੰ `ਪਛਾਣ ਉਹ _ਚੌਵੀਆਂ 
ਦਾ ਹੀ ਰਸ ਮਾਣਦਾ _ਹੈ।੪੭੯। 

ਜੋ ਇਕ ਦੇ ਰਸ (ਪ੍ਰੇਮ) ਵਿਚ ਭਿਜੇ ਹੋਏ ਹਨ, ਉਨ੍ਹਾਂ ਨੇ ਚੌਵੀਆਂ ਦਾ ਰਸ ਲੈ 
ਲਿਆ ਹੈ। ਜਿਨ੍ਹਾਂ ਨੇ ਇਕ ਨੂੰ ਨਹੀਂ ਬੁਝਿਆ ਹੈ, ਉਨ੍ਹਾਂ ਨੂੰ _ਚੌਵੀਆਂ ਦੀ ਸੂਝ ਵੀ ਨਹੀਂ 
ਹੰ।੪੮0। 


ਕੀ 
ਘਰ 
ਰੈ 
3 


ਜਿਨ੍ਹਾਂ ਨੇ ਇਕ ਨੂੰ ਪਛਾਣਿਆ ਹੈ, ਉਨ੍ਹਾਂ 
ਲਾਂਚਤੂਹ _੪ਟ ਛੰਦ 
(ਜਿਨ੍ਹਾਂ ਨੇ) ਇਕ ਨੂੰ ਮਨ ਵਿਚ ਲਿਆਉਂਦਾ ਹੈ ਅਤੇ ਦੈਰੈਤ 


ਵਿ 


ਭਾਵ ਪਛਾਣਿਆ 

ਹੈ, (ਉਨ੍ਹਾਂ ਨੇ) ਜ਼ਮਾਨੇ ('ਦਉਰ”) ਵਿਚ ਨਗਾਰੇ ਵਜਾਏ ਹਨ (ਅਤੇ ਉਨ੍ਹਾਂ ਉਤੇ) ਦੇਵਤਿਆਂ 
ਮਾਰ ਕੇ 

ਦੇ ਸਾਰੇ 


ਜਿਨ੍ਹਾਂ ਨੇ ਇਕ ਨੂੰ ਨਹੀਂ ਪਛਾਣਿਆ ਹੈ, ਉਹ _ਚੌਵੀਆਂ 
ਨੇ ਦਾ 


ਨੇ ਫੁਲਾਂ _ਦੀ _ ਬਰਖਾ ਕੀਤੀ _ਹੈ।੪੮੨। 

ਸਾਰੇ _ਜਟਾਧਾਰੀ (ਯੋਗੀ) _ਆਨੰਦਿਤ ਹੋ __ਰਹੇ 
ਗਾਉਂਦੇ _ਹਨ। _ਜਿਥੇ ਕਿਥੇ (ਖੁਸ਼ੀ ਨਾਲ) ਫੁਲੇ ਘੁੰਮਦੇ 
ਦੁਖ ਭੂਲ ਗਏ _ਹਨ।੪੮੩। 


ਹਨ ਅਤੇ ਤਾੜੀਆਂ _ਮਾਰ 
ਘਰ 


: 
ਹੈ 


ਤਾਰਕ ਛੱਟ 
ਜਦ _ਉਸ ਨੇ ਬਹੁਤ ਵਰ੍ਹਿਆਂ ਤਕ _ਤਪਸਿਆ _ਕੀਤੀ _ਅਤੇ _ਜੋ ਕ੍ਰਿਆ ਗੁਰਦੇਵ 
ਨੇ ਕਹੀ ਸੀ, (ਉਸ ਨੂੰ ਹਿਰਦੇ ਵਿਚ) ਧਾਰਨ ਕਰ _ਲਿਆ। _ਤਦ ਨਾਥ _ਨੇ ਜੁਗਤ ਦਸ 


ਨੂੰ ਨਾਲ ਲੈ ਕੇ ਸੁਮੇਰ ਪਰਬਤ ਉਤੇ ਚਲਿਆ _ਗਿਆ। ਜਦ ਉਸ ਨੇ _ ਉਥੇ ਘੋਰ _ਤਪਸਿਆ 
ਕੀਤੀ, _ਤਦ ਗੁਰਦੇਵ (ਪ੍ਰਭੂ) _ਨੇ _ਉਸ ਨੂੰ ਇਹ ਸਿਖਿਆ _ਦਿੱਤੀ।੪੮੫। 
ਤੱਟਕਾ ਛੰਟਾ 

ਰਿਸ਼ੀ (ਦੱਤ) ਸਾਰਿਆਂ ਚੇਲਿਆਂ ਨੂੰ ਨਾਲ ਲੈ ਕੇ ਸੁਮੇਰ ਪਰਬਤ _ਉਤੇ ਗਏ, (ਜਿਨ੍ਹਾਂ 
ਨੇ) ਸਿਰ ਉਤੇ _ਜਟਾਵਾਂ _ਧਾਰਨ ਕੀਤੀਆਂ ਹੋਈਆਂ _ਸਨ _ ਅਤੇ _ਭਗਵੇ ਬਸਤੁ _ਪਾਏ 
ਸਨ। ਬਹੁਤ ਵਰ੍ਹਿਆਂ ਦੇ ਸਮੇਂ ਤਕ (ਉਥੇ ਉਸ ਨੇ) ਘੋਰ ਤਪਸਿਆ ਕੀਤੀ ਅਤੇ 
ਛਿਣ ਭਰ ਲਈ ਵੀ ਹਰਿ ਜਾਪ ਨੂੰ ਨ ਛਡਿਆ।੪੮੬। 

ਦਸ ਲਖ ਅਤੇ ਵੀਹ ਹਜ਼ਾਰ ਵਰ੍ਹੇ ਤਕ ਰਿਸ਼ੀ ਨੇ ਉਥੇ ਬਹੁਤ ਤਰ੍ਹਾਂ ਨਾਲ ਤਪਸਿਆ 
ਕੀਤੀ। _ਸਭ _ ਦੇਸਾਂ _ਦੇਸਾਂਤਰਾਂ ਵਿਚ (ਆਪਣਾ) ਮਤ _ਚਲਾਇਆ। _ਮਹਾ ਮੁਨੀ ਬਹੁਤ ਗੰਭੀਰ 
ਅਤੇ _ ਮਹਾਨ _ਮਤ _ ਅਤੇ _ ਗਤੀ ਵਾਲੇ _ਸਨ।੪੮੭। 

ਜਦ ਰਿਸ਼ੀ ਰਾਜ ਦੀ ਅੰਤ-ਦਸ਼ਾ ਆ ਗਈ, (ਤਦ) ਯੋਗ ਦੇ ਬਲ ਕਰ ਕੇ ਮੁਨੀ 
ਨੇ (ਇਹ ਗੱਲ) ਜਾਣ _ਲਈ। _ਮੁਨੀ ਯੋਗੀ _('ਜਟੀ”) ਨੇ ਜਗਤ ਨੂੰ ਧੂੰਏ ਦੇ ਘਰ ਵਜੋਂ 
ਜਾਣ _ਲਿਆ। (ਫਿਰ) ਇਸ ਤਰ੍ਹਾਂ _ਦੀ _ਕੁਝ _ਹੋਰ ਕ੍ਰਿਆ _ਬਣਾ _ਲਈ।੪੮੮। 


ਹੋਏ 
ਇਕ 


੨੭੪ 


ਸੀ _ਦਸਮ-ਗ੍ਰੰਥ _ਸਾਹਿਬ 


ਸਧਿ ਕੈ ਪਵਨੈ ਰਿਖ ਜੋਗ ਬਲੰ। ਤਜਿ ਚਾਲ ਕਲੇਵਰ ਭੂਮਿ _ਤਲੈ। 
ਕਲ ਫੋਰਿ ਉਤਾਲ ਕਪਾਲ _ਕਲੀ। ਤਿਹ ਜੋਤਿ ਸੁ ਜੋਤਿਹ ਮਧ ਮਿਲੀ। ੪੮੯। 


ਕਲ ਕਾਲ ਕ੍ਵਾਲ ਕਰਾਲ ਲਸੈ। ਜਗ ਜੰਗਮ _ਥਾਵਰ ਸਰਬ __ਕਸੈ। 
ਜਗ _ਕਾਲਹਿ ਜਾਲ ਬਿਸਾਲ ਰਚਾ। ਜਿਹ ਬੀਚ ਫਸੇ ਬਿਨ ਕੋ ਨ ਬਚਾ। ੪੯0। 


ਹਾਵੀਯਾਂ 
ਦੇਸੇ ਬਿਦੇਸ ਨਰੇਸਨ ਜੀਤਿ _ਅਨੇਸ ਬਡੇ _ਅਵਨੇਸ _ਸੰਘਾਰੇ। 
ਆਠੋ ਈ ਸਿਧ ਸਬੈ ਨਵਨਿਧਿ ਸਮ੍ਿਧਨ ਸਰਬ ਭਰੇ ਗ੍ਰਿਹ ਸਾਰੇ। 
ਚੰਦੂਮੁਖੀ ਬਨਿਤਾ _ਬਹੁਤੈ ਘਰਿ ਮਾਲ ਭਰੇ ਨਹੀ ਜਾਤ ਸੰਭਾਰੇ। 
ਨਾਮ ਬਿਹੀਨ ਅਧੀਨ ਭਏ ਜਮ ਅੰਤਿ ਕੋ _ਨਾਗੇ ਹੀ ਪਾਇ ਸਿਧਾਰੇ। ੪੯੧। 


ਰਾਵਨ ਕੇ ਮਹਿਰਾਵਨ ਕੇ ਮਨੁ ਕੇ ਨਲ ਕੇ ਚਲਤੇ ਨ ਚਲੀ ਗਉ। 
ਭੋਜ ਦਿਲੀਪਤਿ ਕੌਰਵਿ ਕੈ ਨਹੀ ਸਾਥ ਦਯੋ _ਰਘੁਨਾਥ ਬਲੀ _ਕਉ। 
ਸੈਗਿ ਚਲੀ ਅਬ ਲੌ ਨਹੀ ਕਾਹੂੰ ਕੇ ਸਾਚ ਕਹੋ ਅਘ ਓਘ ਦਲੀ ਸਉ। 
ਚੇਤ ਰੇ ਚੇਤ ਅਚੇਤ ਮਹਾ ਪਸੁ ਕਾਹੂ ਕੇ ਸੈਗਿ ਚਲੀ ਨ ਹਲੀ ਹਉ। ੪੯੨। 


ਸਾਚ ਔਰ ਝੂਠ ਕਹੇ ਬਹੁਤੈ ਬਿਧਿ ਕਾਮ ਕਰੋਧ ਅਨੇਕ ਕਮਾਏ। 
ਭਾਜ ਨਿਲਾਜ ਬਚਾ ਧਨ ਕੇ ਡਰ ਲੋਕ ਗਯੋ ਪਰਲੋਕ ਗਵਾਏ। 
ਦੁਆਦਸ _ਬਰਖ ਪੜਾ ਨ _ਗੁੜਿਓ ਜੜ ਰਾਜੀਵਿ ਲੋਚਨ _ਨਾਹਿਨ ਪਾਏ। 
ਲਾਜ ਬਿਹੀਨ ਅਧੀਨ ਗਹੇ ਜਮ ਅੰਤ ਕੇ _ਨਾਗੇ ਹੀ ਪਾਇ ਸਿਧਾਏ। ੪੯੩। 


ਕਾਹੇ ਕਉ ਬਸਤੁ ਧਰੋ _ਭਗਵੇ ਮੁਨਿ ਤੇ ਸਬ ਪਾਵਕ ਬੀਚ ਜਲੈਗੀ। 
ਕਿਯੋਂ ਇਮ ਰੀਤ ਚਲਾਵਤ ਹੋ ਦਿਨ ਦ੍ਰੈਕ ਚਲੈ ਸੂਬਦਾ ਨ ਚਲੈਗੀ। 
ਕਾਲ ਕਰਾਲ ਕੀ ਰੀਤਿ ਮਹਾ ਇਹ ਕਾਹੂੰ _ਜੁਗੇਸਿ ਛਲੀ ਨ _ਛਲੈਗੀ। 
ਸੁੰਦਰਿ ਦੇਹ ਤੁਮਾਰੀ ਮਹਾ ਮੁਨਿ ਅੰਤ ਮਸਾਨ ਹ੍ਹੈ ਧੂਰਿ ਰਲੈਗੀ। ੪੯੪। 


ਕਾਹੇ ਕੋ_ਪਉਨ ਭਛੋ ਸੁਨਿ ਹੋ ਮੁਨਿ ਪਉਨ ਭਛੇ ਕਛੂ ਹਾਥਿ ਨ ਐ ਹੈ। 
ਕਾਹੇ ਕੋ ਬਸਤ੍ਰ ਕਰੋ _ਭਗਵਾ ਇਨ ਬਾਤਨ ਸੋ _ਭਗਵਾਨ ਨ ਹ੍ਹੈ ਹੈ। 
ਬੇਦ ਪੁਰਾਨ ਪੁਰਮਾਨ ਕੇ ਦੇਖਹੁ ਤੇ ਸਬ ਹੀ ਬਸ ਕਾਲ ਸਬੈ ਹੈ। 


ਜਾਰਿ ਅਨੰਗ ਨ ਨੰਗ ਕਹਾਵਤ ਸੀਸ ਕੀ ਸੈਗਿ ਜਟਾਊ ਨ ਜੈ ਹੈ। ੪੯੫। 


ਰੁਦ੍ਰ ਅਵਤਾਰ ੨੭੫ 


ਰਿਸ਼ੀ ਨੇ ਯੋਗ ਦੇ ਬਲ ਤੇ ਪਵਨ (ਸੁਆਸ) ਨੂੰ ਸਾਧ ਲਿਆ ਅਤੇ ਧਰਤੀ ਤਲ 
ਉਤੇ _ (ਆਪਣਾ) _ ਸ਼ਰੀਰ _ਤਿਆਗ _ਕੇ ਚਲਦੇ _ਬਣੇ। _ਦਸਮ _ ਦੁਆਰ _ਦੀ _ ਸੁੰਦਰ _ਕਪਾਲ 
ਦੀ ਕਲੀ ਨੂੰ ਫੋੜ ਕੇ ਉਸ ਦੀ ਜੋਤਿ ਮਹਾਨ ਜੋਤਿ ਵਿਚ ਮਿਲ ਗਈ।੪੮੯। 


ਕਾਲ ਦੇ ਹੱਥ ਵਿਚ ਸੁੰਦਰ (“ਕਲ”) ਭਿਆਨਕ ਤਲਵਾਰ ਚਮਕਦੀ ਹੈ। (ਉਸ ਨੇ) 
ਜਗਤ ਦੇ ਸਾਰੇ ਚਲ ਅਤੇ ਅਚਲ ਨੂੰ ਕਸਿਆ ਹੋਇਆ ਹੈ। ਕਾਲ ਨੇ ਜਗਤ ਵਿਚ ਬਹੁਤ 
ਵਿਸ਼ਾਲ ਜਾਲ ਰਚਿਆ ਹੋਇਆ ਹੈ ਜਿਸ ਵਿਚ ਫਸੇ ਬਿਨਾ ਕੋਈ ਵੀ ਨਹੀਂ ਬਚਿਆ ਹੈ।੪੯0। 
ਮਾਵੰਲ” 

(ਜਿਨ੍ਹਾਂ ਨੇ) ਦੇਸਾਂ ਵਿਦੇਸਾਂ ਦੇ ਰਾਜੇ ਜਿਤ ਲਏ _ਹਨ ਵੱਡੇ 
(ਅਨੇਸ”) ਅਤੇ ਰਾਜੇ _('ਅਵਨੇਸ”) ਮਾਰ ਦਿੱਤੇ ਸਨ। _ਔਠਾਂ ਹੀ ਸਿੱਧੀਆਂ, ਸਾਰੀਆਂ ਹੀ ਨੌਂ 
ਨਿਧੀਆਂ ਅਤੇ _ਸਭ ਤਰ੍ਹਾਂ ਦੀ ਦੌਲਤ ਨਾਲ ਘਰ _ਭਰੇ ਹੋਏ _ਸਨ। ਚੰਦ੍ਰਮਾ ਦੇ 
ਇਸਤਰੀ (ਘਰ ਵਿਚ ਸੀ) ਅਤੇ ਬਹੁਤ ਮਾਲ ਨਾਲ ਘਰ ਭਰੇ ਹੋਏ ਸਨ, ਜੋ 
ਜਾ ਰਹੇ ਸਨ। (ਉਹ) ਨਾਮ ਤੋਂ ਹੀਣੇ ਹੋ ਕੇ ਯਮ ਦੇ ਅਧੀਨ ਹੋ ਗਏ ਅਤੇ 
(ਇਸ _ ਜਗਤ _ ਤੋਂ) ਨੰਗੇ _ਪੈਰ ਹੀ _ਗਏ।੪੯੧। 


ਰਾਵਨ ਦੇ, ਮਹਿਰਾਵਨ ਦੇ, ਮਨੁ ਰਾਜੇ ਦੇ, ਨਲ ਦੇ ਚਲਾਣਾ ਕਰਨ ਵੇਲੇ __ਵੀ 
ਨਾਲ (ਮੈਂ _- ਭਾਵ ਦੁਨੀਆ) ਨਹੀਂ ਗਈ ਹਾਂ। (ਰਾਜਾ) ਭੋਜ, ਦਿੱਲੀ ਦੇ ਸੁਆਮੀ ਕੌਰਵ 
ਅਥਵਾ _ਬਲਵਾਨ _ਰਘੂਨਾਥ ਨੂੰ ਵੀ (ਜਾਂਦਿਆਂ) ਸਾਥ _ਨਹੀਂ _ਦਿੱਤਾ। ਪਾਪਾਂ ਦੇ ਦਲਾਂ ਨੂੰ 


ਸਚ ਅਤੇ ਝੂਠ _ਬਹੁਤ ਤਰ੍ਹਾਂ ਨਾਲ ਕਹੇ ਹਨ 
ਡਰ 


ਕੰਮ) ਕੀਤੇ _ਹਨ। _ਧਨ ਨੂੰ ਬਚਾਉਣ ਦੇ ਤੋਂ ਹੋ ਕੇ ਭਜਿਆ ਫਿਰਦਾ ਹੈਂ 
(ਜਿਸ ਦੇ ਫਲਸਰੂਪ) ਲੋਕ ਅਤੇ ਪਰਲੋਕ ਦੋਵੇਂ _ਗੰਵਾ _ਲਏ _ਹਨ। _ਹੇ ਮੂਰਖ! (ਤੂੰ) ਬਾਰ੍ਹਾਂ 
ਵਰ੍ਹੇ ਪੜ੍ਹਦਾ ਰਿਹਾ, ਪਰ _ਗੁੜ੍ਹਿਆ ਨਹੀਂ ਅਤੇ ਕਮਲ ਨੈਨ (ਪ੍ਰਭੂ ਨੂੰ) ਪ੍ਰਾਪਤ ਨਹੀਂ _ਕੀਤਾ। 
ਲਾਜ ਤੋਂ ਸੁੰਨਾ ਅਤੇ _ਯਮ _ਦੇ ਅਧੀਨ, ਅੰਤ ਕਾਲ ਵੇਲੇ ਪਕੜਿਆ ਹੋਇਆ ਨੰਗੇ ਪੈਰੀਂ 


ਹੀ _ਜਾਏ'ਗਾ।੪੯੩। 


ਹੇ ਮੁਨੀ! (ਤੂੰ) ਕਿਸ ਲਈ _ਭਗਵੇ _ਬਸਤ੍ਰ _ਧਾਰਨ _ਕੀਤੇ _ਹਨ? (ਕਿਉਂਕਿ) ਉਹ 
ਸਾਰੇ ਔਂਗ ਦੇ ਵਿਚ ਸੜਨਗੇ। ਇਹ ਨਵੀਂ ਰੀਤ ਕਿਉਂ ਚਲਾ ਰਹੇ ਹੋ, ਦੋ ਕੁ ਦਿਨ ਚਲੇਗੀ, 


ਛਲੀ ਹੈ ਅਤੇ ਨ ਹੀ ਛਲੀ ਜਾ ਸਕੇਗੀ। ਹੇ ਮਹਾ ਮੁਨੀ! ਤੇਰੀ ਇਹ ਸੁੰਦਰ ਦੇਹੀ ਅੰਤ 

ਵਿਚ ਲੋਥ ਹੋ ਕੇ ਧੂੜ ਵਿਚ ਰਲ ਜਾਏਗੀ।੪੯੪। 
ਹੇ ਮੁਨੀ! ਸੁਣੋ, _ਕਿਸ ਲਈ ਪੌਣ ਭੱਛਦੇ ਹੋ? (ਕਿਉਂਕਿ) ਪੌਣ ਦੇ _ਭੱਛਣ ਨਾਲ 
ਕੁਝ ਹੱਥ ਨਹੀਂ ਆਉਂਦਾ। ਕਿਸ ਲਈ _ਭਗਵੇ ਬਸਤ੍ਰ _ਧਾਰਨ ਕਰਦੇ ਹੋ, ਇਨ੍ਹਾਂ ਗੱਲਾਂ _ਨਾਲ 
ਭਗਵਾਨ _ਨਹੀਂ__ਹੋ__ਜਾਓਗੇ। _ਵੇਦਾਂ ਪੁਰਾਣਾਂ ਦੇ ਪੁਮਾਣਾਂ ਨੂੰ ਵੇਖ ਲਵੋ, _ਉਹ _ਸਾਰੇ _ਸਭ 
ਵਸ ਵਿਚ _ਹਨ। (ਮਨ ਅੰਦਰੋਂ) ਕਾਮ ਨੂੰ ਤਾਂ ਸਾੜਿਆ ਨਹੀਂ ਅਤੇ 


੨੭੬ 


ਸੀ _ਦਸਮ-ਗ੍ੰਥ _ਸਾਹਿਬ 


ਕੰਚਨ ਕੂਟ _ਗਿਰ੍ਯੋ ਕਹੋ ਕਾਹੇ ਨ _ਸਾਤਓ ਸਾਗਰ ਕਿਯੋਂ ਨ ਸੁਕਾਯੋ। 
ਪਸਚਮ ਭਾਨੁ _ਉਦ੍ਯੋ ਕਹੁ ਕਾਹੇ ਨ ਗੰਗ _ਬਹੀ ਉਲਟੀ ਅਨੁਮਾਨੋ। 
ਅੰਤਿ ਬਸੰਤ ਤਪ੍ਯੋ ਰਵਿ ਕਾਹੇ ਨ ਚੰਦ ਸਮਾਨ ਦਿਨੀਸ ਪ੍ਰਮਾਨੋ। 
ਕਿਯੋਂ ਡਮਡੋਲ ਡੂਬੀ ਨ ਧਰਾ ਮੁਨਿ ਰਾਜ ਨਿਪਾਤਨਿ ਤਿਯੋਂ ਜਗ ਜਾਨੋ ੪੯੬। 


ਅਤ੍ਰਿ _ਪਰਾਸਰ ਨਾਰਦ _ਸਾਰਦ _ਬ੍ਯਾਸ ਤੇ ਆਦਿ ਜਿਤੇ ਮੁਨ ਭਾਏ। 
ਗਾਲਵ ਆਦਿ ਅਨੰਤ ਮੁਨੀਸੂਰ ਬ੍ਰਹਮ ਹੂੰ ਤੇ ਨਹੀ ਜਾਤ _ਗਨਾਏ। 
ਅਗਸਤ ਪੁਲਸਤ ਬਸਿਸਟ ਤੇ ਅਦਿ ਨ ਜਾਨ ਪਰੇ ਕਿਹ ਦੇਸ ਸਿਧਾਏ। 
ਮੰਤੁ ਚਲਾਇ ਬਨਾਇ ਮਹਾ ਮਤਿ ਫੇਰਿ ਮਿਲੇ ਪਰ ਫੇਰ ਨ ਆਏ। ੪੯੭। 


ਬੁਹਮ ਨਿਰੰਧੂ ਕੋ _ਫੋਰਿ ਮੁਨੀਸ ਕੀ ਜੋਤਿ ਸੁ ਜੋਤਿ ਕੇ ਮਧਿ ਮਿਲਾਨੀ। 
ਪ੍ਰੀਤਿ ਰਲੀ ਪਰਮੇਸਰ ਸੋ ਇਮ _ਬੇਦਨ ਸੈਗਿ ਮਿਲੈ ਜਿਮ _ਬਾਨੀ। 

ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸ੍ਯਾਮ ਬਖਾਨੀ। 
ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ _ਭਵੇਸ ਭਵਾਨੀ। ੪੯੮। 


/ਇਤ ਨੀ ਲਾਝੜ੍ਹ ਨਾਟਕ ਗੁੰਲੇ _ਦਤ ਨਹਾਤਨ ਰਦੁਵਤਾਰ ਪਠੰਨਾ 
ਗਨਪਤੀ/ _ਸਭੰ _ਭਵੌਤ ਗੁਰ _ਝਓੰਕੀਲ/ _੨#/ 


% 


56” ਅੰਤਗੁਰ ਪੁਸ਼/ਏ 
ਅਥ ਪਾਰਸ ਨਾਥ ਰੁਦੂ ਅਵਤਾਰ ਕਥਨੰ 
ਪਾਤਸ਼ਾਹੀ ੧0 
ਚੱਪਣਾ 


ਇਹ ਬਿਧਿ ਦਤ ਰੁਦ੍ਰ _ਅਵਤਾਰਾ। ਪੂਰਣ ਮਤ ਕੋ ਕੀਨ ਪਸਾਰਾ। 
ਅੰਤਿ ਜੋਤਿ ਸੋ ਜੋਤਿ ਮਿਲਾਨੀ। ਜਿਹ ਬਿਧਿ ਸੋ _ਪਾਰਬੂਹਮ _ਭਵਾਨੀ। ੧। 


ਏਕ _ਲਛ ਦਸ _ਬਰਖ ਪੁਮਾਨਾ। ਪਾਛੇ ਚਲਾ ਜੋਗ ਕੋ _ਬਾਨਾ। 
ਗ੍ਯਾਰਵ _ਬਰਖ _ਬ਼ਿਤੀਤਤ ਭਯੋ। _ਪਾਰਸਨਾਥ ਪੁਰਖ _ਭੂਅ ਵਯੋ। _੨। 


ਰੋਹ ਦੇਸ ਸੁਭ ਦਿਨ ਭਲ ਥਾਨੁ। ਪਰਸ ਨਾਥ _ਭਯੋ ਸੁਰ ਗ੍ਯਾਨੁ। 
ਅਮਿਤ ਤੇਜ ਅਸਿ ਅਵਰ ਨ ਹੋਊ। ਚਕ੍ਹਤ ਰਹੇ ਮਾਤ ਪਿਤ ਦੋਊ। ੩। 


ਤਪ ਉਂ ਮੰਨ ਲਿਆ 
ਗਿਆ ਹੋਵੇ। ਡਾਵਾਂ ਡੋਲ ਹੋ ਕੇ ਧਰਤੀ ਕਿਉਂ ਗਈ ਹੋਵੇ, ਹੇ ਮੁਨੀ ਰਾਜ! ਇਸੇ 
ਤਰ੍ਹਾਂ ਜਗਤ _ਦਾ _ ਨਾਸ਼ _ਅਟਲ _ ਸਮਝੋ।੪੯੬। 
ਅਤ੍ਰੀ ਰਿਸ਼ੀ, ਪਰਾਸ਼ਰ, ਨਾਰਦ, _ਸ਼ਾਰਦਾ ਅਤੇ ਬਿਆਸ ਜਿਤਨੇ ਵੀ ਮੁਨੀ ਹੋਏ ਹਨ। 
ਗਾਲਵ _ਆਦਿ ਬੇਅੰਤ ਸ੍ਰੇਸ਼ਠ ਮੁਨੀ (ਹੋਂ ਗੁਜ਼ਰੇ ਹਨ, ਜਿਨ੍ਹਾਂ ਦੀ) ਗਿਣਤੀ ਬ੍ਰਹਮਾ ਤੋਂ ਵੀ 
ਨਹੀਂ ਹੋ __ਸਕਦੀ। ਅਗਸਤ, _ਪੁਲਸਤ, _ਬਸਿਸਟ ਆਦਿਕ _ਬਾਰੇ _ਇਹ ਪਤਾ ਨਹੀਂ _ਚਲਦਾ 
ਕਿ (ਉਹ) ਕਿਹੜੇ ਦੇਸ ਨੂੰ ਚਲੇ ਗਏ _ਹਨ। ਮੌਤੂ (ਦੇ ਕੇ ਸੇਵਕ) ਬਣਾਏ _ਸਨ ਅਤੇ 
ਵੱਡੇ ਵੱਡੇ ਮਤ ਚਲਾਏ ਸਨ, (ਉਹ _ਆਵਾਗਵਣ ਦੇ) ਫੇਰ (ਵਿਚ ਮਿਲ ਗਏ), ਪਰ ਫਿਰ 


ਇਸ ਤਰ੍ਹਾਂ ਮਿਲ ਗਈ ਜਿਵੇਂ ਵੇਦਾਂ ਨਾਲ ਬਾਣੀ ਮਿਲ ਜਾਂਦੀ ਹੈ। (ਅਤ੍ਰੀ) ਮੁਨੀ ਦੇ ਪੁੱਤਰ 
ਦੀ ਇਹ ਪਵਿਤ੍ਰ ਕਥਾ ਮੁਖ ਤੋਂ ਕਹਿ ਕੇ ਕਵੀ ਸ਼ਿਆਮ ਨੇ ਬਿਆਨ ਕੀਤੀ ਹੈ। ਤਦੋਂ 
(ਇਹ) ਅਧਿਆਇ ਪੂਰਨ _ਹੋ__ਗਿਆ _ਹੈ। _ਜਗਤ _ਦੇ `ਸ਼ੋਭਾਸ਼ਾਲੀ ਸੁਆਮੀ _ਰੁਦੂ _('ਭਵੇਸ”) 
ਅਤੇ _ ਭਵਾਨੀ _ਦੀ ਜੈ _ਹੋਵੇ।੪੯੮। 


/ਟੈਲੋ ਹਾੰ ਲੰਓਤ੍ਹ ਨਾਟਕ ਗੁੱਲ ਦੇ ਦੱਤ ਅਹਾਤਨ ਰਦੂ` #ਵਤਾਰ ਪੁਲੰਸ” 
ਦੀ _ਸਨਾਖਤੰ/ ਲਭ _ਹੱਏ _ਚੱਲੀਸ਼ ਗੁਰੂ/ _2੪/ 


56” ਅੰਤਗੁਰ ਪੁਸ਼/ਏ 
ਹੁਣ ਪਾਰਸ ਨਾਥ ਰੁਦੁ ਅਵਤਾਰ ਦਾ ਕਥਨ 
ਪਾਤਸ਼ਾਹ? 56 
ਚੱਪਣਾ 
ਇਸ ਤਰ੍ਹਾਂ `_ਰੁਦੂ _ਦਾ ਦੱਤ ਅਵਤਾਰ ਹੋਇਆ _ (ਜਿਸ _ਨੇ) ਪੂਰੇ _(ਜਗਤ _ ਵਿਚ 
ਆਪਣੇ) _ਮਤ _ਦਾ ਪਸਾਰ _ਕੀਤਾ। ਅੰਤ ਵਿਚ ਜੋਤਿ ਨਾਲ ਜੋਤਿ ਮਿਲ ਗਈ, ਜਿਸ ਤਰ੍ਹਾਂ 
ਪਾਰਬੂਹਮ _ ਨਾਲ _ ਭਵਾਨੀ _ ਮਿਲ _ ਜਾਂਦੀ _ਹੈ।੧। 
ਇਕ _ਲੌਖ _ਦਸ ਵਰ੍ਹੇ ਤਕ (ਉਸ ਦੇ) ਪਿਛੋਂ (ਜਗਤ _ਵਿਚ) ਯੋਗ _ਦਾ ਭੇਖ 
ਚਲਿਆ। (ਜਦ) ਯਾਰ੍ਹਵਾਂ ਵਰ੍ਹਾ ਬੀਤ ਰਿਹਾ ਸੀ, (ਤਦ) ਪਾਰਸ ਨਾਥ ਨਾਂ ਦਾ ਪੁਰਖ ਧਰਤੀ 
ਉਤੇ _ਧੈਦਾ _ਹੋਇਆ।੨। 
ਰੋਹ ਦੇਸ ਵਰਗੀ ਚੰਗੀ ਥਾਂ _'ਤੇ ਸ਼ੁਭ _ਦਿਨ ਨੂੰ ਦੈਵੀ ਗਿਆਨ ਵਾਲਾ ਪਾਰਸ ਨਾਥ 
ਹੋਇਆ। (ਉਸ ਦੇ ਮੁਖ ਉਤੇ) ਅਮਿਤ ਤੇਜ ਸੀ, (ਉਸ ਵਰਗਾ) ਕੋਈ ਹੋਰ ਨਹੀਂ _ਹੋਵੇਗਾ। 
(ਉਸ ਤੇਜ ਨੂੰ ਵੇਖ _ਕੇ) ਮਾਤਾ _ਅਤੇ _ਪਿਤਾ ਦੋਵੇਂ ਹੈਰਾਨ _ਹੋ__ਗਏ।੩। 


ਦ੭੮ 


ਸੀ _ਦਸਮ-ਗ੍ਰੰਥ _ਸਾਹਿਬ 


ਦਸਊ _ਦਿਸਨਿ ਤੇਜ ਅਤਿ _ਬਢਾ। ਦ੍ਰਾਦਸ ਭਾਨ ਏਕ ਹ੍ਹੈ _ਚਢਾ। 
ਦਹ _ਦਿਹਸ ਲੋਕ ਉਠੇ _ਅਕੁਲਾਈ। _ਭੂਪਤਿ ਤੀਰ ਪੁਕਾਰੇ ਜਾਈ। _੪। 


ਸੁਨੋ ਭੂਮ ਇਕ ਕਹੋ __ਕਹਾਨੀ। ਏਕ ਪੁਰੁਖ _ਉਪਜ੍ਯੋ _ਅਭਿਮਾਨੀ। 
ਜਿਹ ਸਮ ਰੂਪ ਜਗਤ ਨਹੀ ਕੋਈ। ਏਕੈ ਘੜਾ ਬਿਧਾਤਾ ਸੋਈ। ੫। 


ਕੈ ਗੰਧੂਬ ਜਛ ਕੋਈ ਅਹਾ। ਜਾਨੁਕ ਦੂਸਰ ਭਾਨੁ ਚੜ _ਰਹਾ। 
ਅਤਿ ਜੋਬਨ ਝਮਕਤ ਤਿਹ _ਅੰਗਾ। _ਨਿਖਰਤ ਜਾ ਕੇ ਲਜਤ _ਅਨੰਗਾ। ੬। 


ਭੂਪਤਿ ਦੇਖਨ ਕਾਜ _ਬੁਲਾਵਾ। ਪਹਿਲੇ ਦ੍ਯੋਸ ਸਾਥ _ਚਲ _ਆਵਾ। 
ਹਰਖ ਹਿਿਦੈ ਧਰ ਕੇ ਜਟਧਾਰੀ। ਜਾਨੁਕ ਦੁਤੀ ਦਤ _ਅਵਤਾਰੀ। _੭। 


ਨਿਰਖ ਰੂਪ _ਕਾਪੇ _ਜਟਧਾਰੀ। _ਯਹ ਕੋਊ ਭਯੋ ਪੁਰਖੁ _ਅਵਤਾਰੀ। 
ਯਹ ਮਤ ਦੂਰ ਹਮਾਰਾ ਕੈ ਹੈ। ਜਟਾਧਾਰ ਕੋਈ ਰਹੈ ਨ ਪੈ ਹੈ। ੮। 


ਤੇਜ ਪ੍ਰਭਾਵ ਨਿਰਖਿ ਤਬ _ਰਾਜਾ। _ਅਤਿ ਪ੍ਰਸੈਨਿ ਪੁਲਕਤ _ਚਿਤ _ਗਾਜਾ। 
ਜਿਹ ਜਿਹਾ ਲਖਾ ਰਹੇ ਬਿਸਮਾਈ। ਜਾਨੁਕ ਰੰਕ ਨਵੋਂ ਨਿਧ ਪਾਈ। ੯। 


ਮੋਹਨ ਜਾਲ ਸਭਨ ਸਿਰ ਡਾਰਾ। ਚੇਟਕ ਬਾਨ ਚਕ੍ਰਿਤ ਹੂ ਮਾਰਾ। 
ਜਹ ਤਹ ਮੋਹਿ ਸਕਲ ਨਰ _ਗਿਰੇ। ਜਾਨ ਸੁਭਟ ਸਾਮੁਹਿ ਰਣ ਭਿਰੇ। ੧0। 


ਨਰ ਨਾਰੀ ਜਿਹ ਜਿਹ ਤਿਹ ਪੇਖਾ। ਤਿਹ ਤਿਹ ਮਦਨ ਰੂਪ ਅਵਿਰੇਖਾ। 
ਸਾਧਨ ਸਰਬ _ਸਿਧਿ _ਕਰ _ਜਾਨਾ। _ਜੋਗਨ ਜੋਗ ਰੂਪ _ਅਨੁਮਾਨਾ। _੧੧। 


ਨਿਰਖਿ ਰੂਪ ਰਨਵਾਸ ਲੁਭਾਨਾ। ਦੇ ਤਿਹ ਸੁਤਾ ਨ੍ਰਿਪਤਿ ਮਨਿ ਮਾਨਾ। 
ਨ੍ਹਿਪ ਕੋ ਭਯੋ ਜਬੈ _ਜਾਮਾਤਾ। ਮਹਾ _ਧਨੁਖਧਰ _ਬੀਰ _ਬਿਖ੍ਯਾਤਾ। _੧੨। 


ਘ 


ਮਹਾ ਰੂਪ ਅਰੁ ਅਮਿਤ ਪ੍ਰਤਾਪੂ। ਜਾਨੁ ਜਪੈ ਹੈ ਆਪਨ ਜਾਪੂ। 


ਸਸਤਰ _ਸਾਸਤੂ _ਬੇਤਾ ਸੁਰਿ ਗ੍ਯਾਨਾ। ਜਾ ਸਮ ਪੰਡਿਤ ਜਗਤਿ ਨ ਆਨਾ। ੧੩। 


ਹੇ ਰਾਜਨ! ਸੁਣੋ, ਇਕ _ਵਾਰਤਾ ਕਹਿੰਦੇ ਹਾਂ। (ਤੇਰੇ ਨਗਰ _ਵਿਚ) ਇਕ _ਅਭਿਮਾਨੀ 
ਪੁਰਸ਼ ਪੈਦਾ ਹੋਇਆ ਹੈ। ਜਿਸ ਦੇ ਸਮਾਨ ਰੂਪ ਵਾਲਾ ਜਗਤ _ਵਿਚ ਕੋਈ ਵੀ ਨਹੀਂ _ਹੈ। 
(ਉਸ ਰੂਪ ਵਾਲਾ) _ਵਿਧਾਤਾ ਨੇ _ਇਕੋ (ਉਸੇ) ਨੂੰ ਘੜਿਆ ਹੈ।੫। 

(ਉਹ) ਜਾਂ ਤਾਂ ਕੋਈ ਗੰਧਰਬ _ਹੈ ਜਾਂ ਕੋਈ _ਯਕਸ਼ _ਹੈ। ਮਾਨੋ ਦੂਜਾ ਸੂਰਜ _ਹੀ 
ਚੜ੍ਹ _ਪਿਆ ਹੋਵੇ। ਉਸ ਦੇ ਸ਼ਰੀਰ ਤੋਂ ਬਹੁਤ ਜੋਬਨ _ਝਮਕ ਰਿਹਾ ਹੈ, ਜਿਸ ਨੂੰ ਵੇਖ ਕੇ 
ਕਾਮਦੇਵ ਵੀ _ ਸ਼ਰਮਿੰਦਾ ਹੁੰਦਾ _ਹੈ।੬। 


ਰਾਜੇ ਨੇ (ਉਸ ਨੂੰ) ਵੇਖਣ ਲਈ ਬੁਲਾ _ਲਿਆ। ਉਹ ਪਹਿਲੇ ਦਿਨ ਹੀ (ਬੁਲਾਉਣ 
ਗਏ ਵਿਅਕਤੀ ਦੇ) ਨਾਲ ਚਲ ਕੇ ਆ ਗਿਆ। (ਉਸ ਨੂੰ ਵੇਖ ਕੇ) ਜਟਾਧਾਰੀ ਖੁਸ਼ ਹੋਏ 
(ਪਰ ਅੰਦਰਲੇ _ਡਰ _ਨਾਲ ਉਨ੍ਹਾਂ ਦੇ) ਹਿਰਦੇ ਧੜਕਣ _ਲਗੇ। _(ਇੰਜ ਪ੍ਰਤੀਤ ਹੁੰਦਾ ਸੀ) 


< ਦੀ) 


ਮਾਨੋ ਦੱਤ _ਨੇ ਦੂਜਾ _ ਅਵਤਾਰ _ ਲਿਆ _ ਹੋਵੇ।੭। 


ਉਸ ਦਾ ਰੂਪ ਵੇਖ ਕੇ ਜਟਾਧਾਰੀ ਕੰਬਣ _ਲਗ _ਪਏ _(ਅਤੇ ਸੋਚਣ ਲਗੇ) ਕਿ 
ਇਹ ਕੋਈ _ਅਵਤਾਰੀ ਪੁਰਸ਼ ਪ੍ਰਗਟ _ਹੋਇਆ _ਹੈ। _ਇਹ _ਸਾਡਾ _ਮਤ _ਦੂਰ _ਕਰ _ਦੇਵੇਗਾ 
ਅਤੇ _ਕੋਈ _ਜਟਾਧਾਰੀ _ਰਹਿ__ ਨਹੀਂ __ ਸਕੇਗਾ।੮। 


ਤਦ (ਉਸ ਦੇ)ਤੇਜ ਦੇ ਪ੍ਰਭਾਵ ਨੂੰ ਵੇਖ ਕੇ ਰਾਜਾ ਚਿਤ ਵਿਚ ਬਹੁਤ ਪ੍ਰਸੰਨ ਹੋਇਆ 
ਅਤੇ (ਸ਼ਰੀਰ) ਰੋਮਾੰਚਿਤ ਹੋ__ਗਿਆ। ਜਿਸ ਜਿਸ ਨੇ ਵੀ ਵੇਖਿਆ, ਵਿਸਸੈ ਵਿਚ ਧੈ ਗਿਆ। 
(ਇੰਜ _ਪੁਤੀਤ ਹੁੰਦਾ ਸੀ) ਮਾਨੋ _ਨਿਰਧਨ ਨੇ ਨੌਂ _ਨਿਧੀਆਂ ਪ੍ਰਾਪਤ _ਕਰ _ਲਈਆਂ _ਹੋਣ।੯ 

(ਉਸ ਪੁਰਖ ਨੇ) ਸਾਰਿਆਂ ਦੇ ਸਿਰ ਉਤੇ ਮੋਹਿਤ ਕਰਨ ਵਾਲਾ ਜਾਲ ਪਾ ਦਿੱਤਾ, 
(ਜਾਂ ਇੰਜ ਕਹੋ) ਕੌਤਕ (“ਚੇਟਕ”) ਬਾਨ ਮਾਰਨ ਨਾਲ ਸਾਰੇ _ਚਕ੍ਰਿਤ ਹੋ _ਗਏ। ਜਿਥੇ ਕਿਥੇ 
ਸਾਰੇ ਆਦਮੀ ਮੋਹਿਤ ਹੋ ਕੇ _ਡਿਗ _ਪਏ। _ਮਾਨੋ ਸੂਰਮੇ ਰਣ _ਵਿਚ ਸਾਹਮਣੇ _ਭਿੜ ਕੇ 
(ਡਿਗ ਪਏ _ ਹੋਣ)।੧0। 


ਜਿਸ ਜਿਸ ਪੁਰਖ _ਅਤੇ ਨਾਰੀ ਨੇ ਉਸ ਨੂੰ ਵੇਖਿਆ, ਉਸ _ਉਸ 


ਨੇ 
ਕਾਮਦੇਵ ਦੇ ਰੂਪ ਵਿਚ _ਵੇਖਿਆ। ਸਾਧਾਂ ਨੇ _ਸਾਰੀਆਂ ਸਿੱਧੀਆਂ ਦੇ ਰੂਪ ਵਿਚ ਜਾਣਿਆ 
ਅਤੇ _ਯੋਗੀਆਂ _ਨੇ ਯੋਗ _ਰੂਪ _ਦਾ _ ਅਨੁਮਾਨ _ਕੀਤਾ।੧੧। 


(ਉਸ ਦਾ) ਰੂਪ ਵੇਖ ਕੇ ਸਾਰਾ ਰਣਵਾਸ _ਲੁਭਾਇਮਾਨ ਹੋ ਗਿਆ ਹੈ। ਰਾਜੇ ਨੇ 
ਮਨ ਵਿਚ ਵਿਚਾਰਿਆ ਕਿ ਇਸ ਨੂੰ ਲੜਕੀ (ਵਿਆਹ) _ਦਿਆਂ। ਜਦ ਉਹ ਰਾਜੇ ਦਾ 
ਜਵਾਈ _ਹੋ ਗਿਆ _(ਤਦ) ਮਹਾਨ _ਧਨੁਸ਼ਧਾਰੀ _ਸੂਰਮੇ _ਵਜੋਂ _ ਪ੍ਰਸਿੱਧ _ਹੋਇਆ।੧੨। 

(ਉਹ) ਮਹਾਨ ਰੂਪ _ਅਤੇ _ਅਮਿਤ _ਪ੍ਰਤਾਪ _ਵਾਲਾ _ਸੀ। _(ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ (ਉਹ ਜਗਤ _ ਵਿਚ) ਆਪਣਾ ਜਾਪ _ਜਪਵਾਏਗਾ। _ ਸ਼ਸਤ੍ਰ _ਅਤੇ _ਸ਼ਾਸਤੁ _ਵਿਚ _ਪ੍ਰਬੀਨ 
ਅਤੇ _ਦਿਬ _ਗਿਆਨ _ਵਾਲਾ ਸੀ ਜਿਸ ਦੇ ਸਮਾਨ ਜਗਤ _ਵਿਚ _ਹੋਰ ਕੋਈ ਪੰਡਿਤ ਨਹੀਂ 
ਸਾੀ।੧੩। 


ਸੀ _ਦਸਮ-ਗ੍ਰੰਥ _ਸਾਹਿਬ 


ਥੋਰਿ ਬਹਿਕ੍ਰਮ ਬੁਧਿ ਬਿਸੇਖਾ। ਜਾਨੁਕ ਧਰਾ _ਬਿਤਨ _ਯਹਿ _ਭੇਖਾ। 
ਜਿਹ ਜਿਹ ਰੂਪ ਤਵਨ ਕਾ ਲਹਾ। ਸੋ_ਸੋ ਚਮਕ ਚਕ੍ਰਿ ਹੁਐ ਰਹਾ। ੧੪। 


ਹਾਵੀਯਾਂ 
ਮਾਨ ਭਰੇ ਸਰ ਸਾਨ ਧਰੇ ਮਠ ਸਾਨ ਚੜੇ ਅਸਿ ਸ੍ਰੋਣਤਿ ਸਾਏ। 
ਲੇਤ ਹਰੇ ਜਿਹ ਡੀਠ ਪਰੇ ਨਹੀ ਫੇਰਿ ਫਿਰੇ ਗ੍ਰਿਹ ਜਾਨ ਨ ਪਾਏ। 
ਝੀਮ ਝਰੇ ਜਨ ਸੇਲ ਹਰੇ ਇਹ ਭਾਤਿ ਗਿਰੇ ਜਨੁ ਦੇਖਨ ਆਏ। 
ਜਾਸੁ _ਹਿਰੇ ਸੋਊ ਮੈਨ ਘਿਰੇ ਗਿਰ ਭੂਮਿ ਪਰੇ ਨ ਉਠੰਤ ਉਠਾਏ। ੧੫। 


ਸੋਭਤ ਜਾਨੁ ਸੁਧਾਸਰ ਸੁੰਦਰ ਕਾਮ ਕੇ ਮਾਨਹੁ ਕੂਪ ਸੁਧਾਰੇ। 

ਲਾਜਿ ਕੇ ਜਾਨ ਜਹਾਜ _ਬਿਰਾਜਤ ਹੇਰਤ ਹੀ ਹਰ ਲੇਤ ਹਕਾਰੇ। 

ਹਉ ਚਹੁ ਕੁੰਟ ਭ੍ਰਮ੍ਯੋ ਖਗ ਜ੍ਯੋਂ ਇਨ ਕੇ ਸਮ ਰੂਪ ਨ ਨੈਕੁ ਨਿਹਾਰੇ। 
ਪਾਰਥ _ਬਾਨ ਕਿ ਜੁਬਨ ਖਾਨ ਕਿ ਕਾਲ ਕ੍ਰਿਪਾਨ ਕਿ ਕਾਮ _ਕਟਾਰੇ। ੧੬। 


ਤੰਤੂ ਭਰੇ ਕਿਧੌ ਜੰਤਰ ਜਰੇ ਅਰ ਮੰਤ੍ਰ ਹਰੇ ਚਖ ਚੀਨਤ ਯਾ_ਤੇ। 
ਜੋਬਨ ਜੋਤਿ ਜਗੇ ਅਤਿ ਸੁੰਦਰ ਰੰਗ ਰੈਗੇ ਮਦ ਸੇ ਮਦੂਆ ਤੇ। 
ਰੰਗ ਸਹਾਬ ਫੂਲ ਗੁਲਾਬ ਸੇ _ਸੀਖੇ ਹੈ ਜੋਰਿ ਕਰੋਰਕ ਘਾਤੇ। 
ਮਾਧੁਰੀ ਮੂਰਤਿ ਸੁੰਦਰ ਸੂਰਤਿ ਹੇਰਤਿ ਹੀ ਹਰ ਲੇਤ ਹੀਯਾ _ਤੇ। ੧੭। 


ਪਾਨ _ਚਬਾਇ ਸੀਗਾਰ _ਬਨਾਇ। _ਸੁਗੰਧ ਲਗਾਇ ਸਭਾ ਜਬ _ਆਵੈ। 

ਕਿਨਰ _ਜਛ ਭੁਜੰਗ ਚਰਾਚਰ ਦੇਵ ਅਦੇਵ ਦੋਊ _ਬਿਸਮਾਵੈ। 

ਮੋਹਿਤ ਜੇ ਮਹਿ ਲੋਗਨ ਮਾਨਨਿ ਮੋਹਤ ਤਉਨ ਮਹਾ ਸੁਖ ਪਾਵੈ। 

ਵਾਰਹਿ ਹੀਰ ਅਮੋਲਕ ਚੀਰ ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ। ੧੮। 


ਰੂਪ ਅਪਾਰ ਪੜੇ ਦਸ ਚਾਰ ਮਨੋ ਅਸੁਰਾਰਿ ਚਤੁਰ ਚਕ ਜਾਨ੍ਯੋ। 
ਆਹਵ _ਜੁਕਤਿ _ਜਿਤੀਕ _ਹੁਤੀ ਜਗ _ਸਰਬਨ ਮੈ ਸਬ ਹੀ ਅਨੁਮਾਨ੍ਯੋ। 
ਦੇਸਿ _ਬਿਦੇਸਨ ਜੀਤ ਜੁਧਾਂਬਰ ਕ੍ਰਿਤ ਚੰਦੋਵ ਦਸੋ ਦਿਸ ਤਾਨ੍ਯੋ। 
ਦੇਵਨ ਇੰਦੂ _ਗੋਪੀਨ ਗੋਬਿੰਦ ਨਿਸਾ ਕਰਿ _ਚੰਦ ਸਮਾਨ ਪਛਾਨ੍ਯੋ। _੧੯। 


ਰੁਦੂ ਅਵਤਾਰ ੨੮੧ 


ਆਯੂ _ਭਾਵੇਂ ਥੋੜੀ ਹੈ ਪਰ ਬ੍ਰੋਧੀ ਵਿਸ਼ੇਸ਼ ਹੈ। _ਮਾਨੋ _ਕਾਮਦੇਵ ('ਬਿਤਨ”) ਨੇ ਇਹ 
ਰੂਪ ਧਾਰਿਆ ਹੋਵੇ। ਜਿਸ ਜਿਸ ਨੇ ਉਸ ਦਾ ਰੂਪ ਵੇਖਿਆ, ਉਹ _ਉਹ ਉਸ ਦੀ ਚਮਕ 
ਨੂੰ ਹੋ_ਗਿਆ।੧੪। 


ਦੇ ਖੂਹ ਬਣੇ ਹੋਏ _ਹੋਣ। (ਜਾਂ) ਲਾਜ ਦੇ ਜਹਾਜ਼ ਬਿਰਾਜਮਾਨ 
ਦੇ ਪ੍ਰਾਣ ਲਲਕਾਰਾ ਮਾਰ _ਕੇ _ਹਰ ਲੈਂਦੇ ਹਨ। ਮੈਂ ਚੌਹਾਂ ਪਾਸੇ ਪੰਛੀ ਵਾਂਗ ਘੁੰਮਿਆ ਹਾਂ, 
(ਪਰ) ਇਨ੍ਹਾਂ _ਦੇ _ਸਮਾਨ ਰੂਪ _ਵਾਲਾ _ਕੋਈ _ਨਹੀਂ _ਵੇਖਿਆ। _(ਉਸ _ਦੇ ਨੇਤਰ) ਅਰਜਨ 
('ਪਾਰਥ”) ਦੇ ਬਾਣ ਹਨ, ਜਾਂ ਜੋਬਨ ਦੀ ਖਾਣ ਹਨ, ਜਾਂ ਕਾਲ ਦੀ ਕ੍ਰਿਪਾਨ ਹਨ ਜਾਂ ਕਾਮ 
ਦੀਆਂ _ਕਟਾਰਾਂ _ਹਨ।੧੬। 

(ਉਸ ਦੇ) ਨੇਤਰ ('ਚਖ”) ਇਸ ਤਰ੍ਹਾਂ ਜਾਣੇ ਜਾਂਦੇ ਹਨ ਕਿ ਉਹ ਤੰਤ੍ਰ ਨਾਲ ਭਰੇ 
ਹੋਏ ਹਨ, ਜਾਂ ਜੰਤਰ ਦੇ ਜੜ੍ਹੇ ਹੋਏ ਹਨ, ਜਾਂ ਮੰਤ੍ਰ ਨਾਲ ਚੁਰਾਏ ਹੋਏ _ਹਨ। ਜਾਂ _ਤਾਂ ਜੋਬਨ 
ਦੀ ਅਤਿ ਸੁੰਦਰ ਜੋਤਿ ਜਗ ਰਹੀ ਹੈ ਜਾਂ ਪ੍ਰੰਮ ਦੀ ਸ਼ਰਾਬ ਦੇ ਰੰਗ ਵਿਚ ਰੰਗੇ ਹੋਏ 
ਸ਼ਰਾਬੀ ਹਨ, ਜਾਂ _ਕਸੁੰਭੇ ('ਸਹਾਬ”) ਦੇ ਰੰਗ ਵਾਲੇ ਹਨ, ਜਾਂ ਗੁਲਾਬ ਦੇ ਫੁਲ ਵਰਗੇ ਹਨ, 
ਜਾਂ ਕਰੋੜਾਂ _ਦਾਉ-ਪੇਚ _ਸਿਖੇ ਹੋਏ ਹਨ। _ਬੜੀ ਪਿਆਰ _ਭਰੀ ਮੂਰਤ ਹੈ ਅਤੇ ਸੁੰਦਰ ਸੂਰਤ 
ਹੈ, (ਜੋ) ਵੇਖਦਿਆਂ _ਹੀ ਹਿਰਦੇ ਨੂੰ ਚੁਰਾ ਲੈਂਦੀ _ਹੈ।੧੭। 


(ਪਾਰਸ _ਨਾਥ) ਜਦੋਂ ਪਾਨ ਨੂੰ _ਚਬਾ ਕੇ, ਸ਼ਿੰਗਾਰ ਨੂੰ ਬਣਾ ਕੇ ਅਤੇ ਸੁਗੰਧੀ ਲਗਾ 
ਸਭਾ ਵਿਚ ਆਉਂਦਾ ਹੈ (ਤਦ) ਕਿੰਨਰ, _ਯਕਸ਼, _ਨਾਗ, _ਜੜ-ਚੇਤਨ, ਦੇਵਤੇ ਅਤੇ ਦੈਂਤ 
ਹੀ ਹੋ ਜਾਂਦੇ ਹਨ। _ਧਰਤੀ ਉਤੇ ਜਿਨ੍ਹਾਂ _ਅਭਿਮਾਨੀ ਲੋਕਾਂ ਨੂੰ ਇਹ ਮੋਹਿਤ 
ਰਹੇ ; ਉਹ ਮੋਹਿਤ ਹੋ ਕੇ ਬਹੁਤ ਸੁਖ ਪ੍ਰਾਪਤ ਕਰ ਰਹੇ _ਹਨ। ਅਮੋਲਕ ਹੀਰੇ 
ਬਸਤੁ ਇਸ ਉਪਰੋਂ _ਵਾਰਦੇ ਹਨ, _ਅਤੇ ਸਾਰੀਆਂ ਇਸਤਰੀਆਂ ਧੀਰਜ ਤੋਂ ਬਿਨਾ (ਇਸ 


(ਪਾਰਸ _ਨਾਥ _ਦਾ) ਅਪਾਰ ਰੂਪ ਹੈ, ਚੌਦਾਂ ਵਿਦਿਆ ਪੜ੍ਹਿਆ ਹੋਇਆ ਹੈ, ਮਾਨੋ 
ਅਸੁਰਾਂ ਦਾ ਵੈਰੀ (ਭਾਵ ਦੇਵਤਾ) ਹੈ, (ਇਸ ਤਰ੍ਹਾਂ ਦਾ) ਚੌਹਾਂ _ਚਕਾਂ ਵਿਚ ਜਾਣਿਆ ਜਾਂਦਾ 
ਹੈ। ਜਗਤ _ਵਿਚ _ਜਿਤਨੀਆਂ ਵੀ ਯੁੱਧ ਦੀਆਂ ਜੁਗਤਾਂ ਹਨ, ਉਨ੍ਹਾਂ ਸਭ _ਦਾ (ਉਸ ਨੇ) 
ਅਨੁਮਾਨ ਕਰ _ਲਿਆ ਹੈ। ਦੇਸਾਂ ਵਿਦੇਸਾਂ ਨੂੰ ਜਿਤ ਕੇ ਸੂੇਸ਼ਠ ਯੋਧੇ ('ਜੁਧਾਂਬਰ”) ਨੇ ਆਪਣੀ 
ਕੀਰਤੀ ਦਾ _ਚੰਦੋਆ ਦਸ ਦਿਸ਼ਾਵਾਂ ਵਿਚ ਤਣ ਦਿੱਤਾ ਹੈ। ਦੇਵਤਿਆਂ ਨੇ ਇੰਦਰ ਸਮਾਨ, 
ਗੋਪੀਆਂ ਨੇ ਕ੍ਰਿਸ਼ਨ ਵਰਗਾ ਅਤੇ ਰਾਤ ਨੇ _ਚੰਦੂਮਾ ਜਿਹਾ (ਪਾਰਸ _ਨਾਥ ਨੂੰ) ਪਛਾਣਿਆ 
ਹ।੧੯। 


ਦ੮੨ 


ਸੀ _ਦਸਮ-ਗ੍ਰੰਥ ਸਾਹਿਬ 


ਚਉਧਿਤ ਚਾਰ _ਦਿਸਾ ਭਈ ਚਕ੍ਹਤ ਭੂਮਿ ਅਕਾਸ ਦੁਹੂੰ _ਪਹਿਚਾਨਾ। 
ਜੁਧ ਸਮਾਨ _ਲਖ੍ਯੋ ਜਗ _ਜੋਧਨ _ਬੋਧਨ ਬੋਧ ਮਹਾ _ਅਨੁਮਾਨਾ। 
ਸੂਰ ਸਮਾਨ _ਲਖਾ ਦਿਨ ਕੈ ਤਿਹ ਚੰਦ ਸਰੂਪ _ਨਿਸਾ _ਪਹਿਚਾਨਾ। 
ਰਾਨਨਿ _ਰਾਵਿ ਸਵਾਨਿਨ _ਸਾਵ _ਭਵਾਨਿਨ ਭਾਵ ਭਲੋ ਮਨਿ _ਮਾਨਾ। ੨0। 


ਘ ੬ 


ਜਪੈ _ਹਿੰਗੁਲਾ ਠਿੰਗੁਲਾ ਪਾਣ _ਦੇਵੀ। _ਅਨਾਸਾ ਛੁਧਾ _ਅਤ੍ਰਧਾਰੀ ਅਭੇਵੀ। _੨੧। 


ਜਪੈ _ਤੋਤਲਾ ਸੀਤਲਾ _ਖਗ _ਤਾਨੀ। ਭੂਮਾ ਭੈਹਰੀ ਭੀਮ ਰੂਪਾ _ਭਵਾਣੀ। 
ਚਲਾਚਲ _ਸਿੰਘ ਝਮਾਝੰਮ ਅਤੁੰ। ਹਹਾ_ਹੂਹਿ ਹਾਸ ਝਲਾ _ਝਲ _ਛਤ੍ਰੰ। _੨੨। 


ਅਟਾ ਅਟ ਹਾਸੈ ਛਟਾ ਛੁਟ ਕੇਸੈ। ਅਸੈ ਓਧ ਪਾਣੈ ਨਮੋ ਕੂਰ ਭੇਸੈ। 
ਸਿਰੈਮਾਲ ਸੂਛੇ ਲਸੈ ਦੰਤ ਪੰਤੇ। ਭਜੈ ਸਤੂ _ਗੂੜੇ ਪ੍ਰਫੁਲੰਤ ਸੈਤੋ। ੨੩। 


ਅਲਿੰਪਾਤਿ _ਅਰਧੀ ਮਹਾ ਰੂਪ ਰਾਜੈ। ਮਹਾ ਜੋਤ ਜ੍ਹਾਲੈ _ਕਰਾਲੈ _ਬਿਰਾਜੈ। 
ਤੂਸੈ ਦੁਸਟ ਪੁਸਟੈ ਹਸੈ ਸੁਧ ਸਾਧੈ। ਭਜੈ ਪਾਨ ਦੁਰਗਾ ਅਰੂਪੀ ਅਗਾਧੈ। _੨੪। 


ਸੁਨੇ ਉਸਤਤੀ ਭੀ _ਭਵਾਨੀ ਕ੍ਰਿਪਾਲੈ। _ਅਧੈ _ਉਰਧਵੀ ਆਪ ਰੂਪੀ _ਰਸਾਲੈ। 
ਦਏ ਇਖੂੂਧੀ ਦ੍ਰੈ _ਅਭੋਰੀ ਖਤੇਰੈ। ਪਰਸ੍ਧੈ ਧਰੈ ਜਾਨ ਲੋਹੇ _ਸੁਰੈਗੈ। ੨੫। 


ਜਬੈ _ਸਸਤ੍ਰ _ਸਾਧੀ ਸਬੈ ਸਸਤ੍ ਪਾਏ। ਉਘਾਰੇ ਚੂਮੇ ਕੰਠ ਸੀਸੈ _ਛੁਹਾਏ। 
ਲਖ੍ਯੋ ਸਰਬ ਰਾਵੇ ਪ੍ਰਭਾਵ ਅਪਾਰੈ। _ਅਜੋਨੀ ਅਜੈ ਬੇਦ ਬਿਦਿਆ ਬਿਚਾਰੈ। ੨੬। 


ਰੁਦ੍ਰ ਅਵਤਾਰ ੨੮ ੩ 


ਚੌਹਾਂ ਦਿਸ਼ਾਵਾਂ ਰੂਪ ਅੱਖਾਂ (ਵੇਖ ਕੇ) ਚੁੰਧਿਆ ਗਈਆਂ ਹਨ ਅਤੇ ਹੈਰਾਨ ਹੋ ਰਹੀਆਂ 
ਹਨ ਅਤੇ (ਉਹ) ਭੂਮੀ ਤੇ ਆਕਾਸ਼ ਵਿਚ ਪਛਾਣਿਆ ਗਿਆ ਹੈ। ਯੋਧਿਆਂ ਨੇ (ਉਸ ਨੂੰ) 
ਜਗਤ ਵਿਚ _ ਯੋਧਿਆਂ _ਵਰਗਾ ਜਾਣਿਆ _ਹੈ ਅਤੇ ਗਿਆਨਵਾਨ _ਨੇ ਮਹਾਨ ਗਿਆਨੀ _ਕਰ 
ਕੇ ਅਨੁਮਾਨ ਕੀਤਾ ਹੈ। _ਦਿਨ ਨੇ ਸੂਰਜ _ਦੇ ਸਮਾਨ ਵੇਖਿਆ ਹੈ ਅਤੇ ਰਾਤ _ਨੇ _ਚੰਦੂਮਾ 
ਸਮਾਨ _ਪਛਾਣਿਆ _ਹੈ। ਰਾਣੀਆਂ ਨੇ ਰਾਜਾ _ਕਰ _ਕੇ ਅਤੇ _ਸਵਾਣੀਆਂ ਨੇ ਸੁਆਮੀ _ਕਰ 
ਕੇ ਅਤੇ ਭਾਮਨੀਆਂ (ਇਸਤਰੀਆਂ) ਨੇ ਪ੍ਰੀਤਮ ('ਭਾਵ”) ਕਰ ਕੇ ਆਪਣੇ ਮਨ ਵਿਚ ਚੰਗੀ 
ਤਰ੍ਹਾਂ ਮੰਨਿਆ _ਹੈ।੨0। 
ਭੁਸ਼ੰਨਾ ਪੁਯਤ ਛੰਦ 

(ਜਦੋਂ) ਦੋ ਵਰ੍ਹੇ ਅਤੇ _ਅੱਠ _ਮਹੀਨੇ _ਤਕ _ ਗੁਜ਼ਰ _ਗਏ _ (ਤਦ) _ਉਹ _ ਸਾਰੀਆਂ 
ਵਿਦਿਆਵਾਂ _ਦਾ _ ਖਜ਼ਾਨਾ _ਪੁਭਾਮਾਨ _ਹੋ __ਨਿਬੜਿਆ। _ (ਉਹ) _ਹਿੰਗਲਾ, _ਠਿੰਗਲਾ, _ਅਨਾਸਾ, 
ਛੁਧਾ, _ਅਤ੍ਰਧਾਰੀ, _ਅਭੇਵੀ (ਨਾਂਵਾਂ _ਵਾਲੀ) _ਦੇਵੀ _ਨੂੰ ਜਪਦਾ _ਅਤੇ _ਪੈਰਾਂ (ਨੂੰ 
ਹੈ)।।੨੧। 


ਤੋਤਲਾ, _ਸੀਤਲਾ, _ਖਗਤ੍ਾਣੀ, _ਭੂਮਾ, _ਭੈਹਰੀ, _ਭੀਮ _ਰੂਪਾ, _ਭਵਾਣੀ _( 
ਦੁਰਗਾ _ਜਿਸ _ਦਾ _ਵਾਹਨ) ਸਿੰਘ _ਕ੍ਰਿਆਸ਼ੀਲ ਹੈ ਅਤੇ _ਅਸਤ੍ਰ _ਝੰਮਝੰਮਾ ਰਹੇ _ਹਨ 
ਜਾਪ ਕਰਦਾ ਹੈ। (ਉਹ ਦੇਵੀ) ਹਾਹੂ ਹਾਹੂ ਕਰ ਕੇ ਹਸਦੀ ਹੈ ਅਤੇ (ਉਸ ਦੇ) ਛਤ 
ਉਤੇ _ਝੁਲਦਾ _ਹੈ।੨੨। 

ਖਿੜ ਖਿੜ ਕੇ ਹਸ ਰਹੀ ਹੈ, ਕੇਸਾਂ ਦੀਆਂ _ਲਿਟਾਂ ਖੁਲ੍ਹੀਆਂ ਹੋਈਆਂ _ਹਨ, _ਹੱਥ 
ਵਿਚ ਨੰਗੀ ਤਲਵਾਰ _ਉੱਚੀ _ਕਰ ਕੇ ਪਕੜੀ _ਹੋਈ ਹੈ, (ਉਸ) ਡਰਾਵਣੇ ਭੇਸ ਨੂ 
ਨਮਸਕਾਰ ਹੈ। (ਜਿਸ ਦੇ ਗਲੇ ਵਿਚ) ਸਿਰਾਂ ਦੀ ਸਵੱਛ ਮਾਲਾ ਹੈ ਅਤੇ ਦੰਦਾਂ 
ਚਮਕਦੀ ਹੈ। (ਅਜਿਹੀ ਸ਼ਕਲ ਨੂੰ ਵੇਖ ਕੇ) ਤਕੜੇ ਵੈਰੀ ਵੀ ਭਜ ਜਾਂਦੇ ਹਨ 
ਲੋਗ _ ਪ੍ਰਸੰਨ ਹੁੰਦੇ _ਹਨ।੨੩। 

ਭੌਰਿਆਂ ਦੀ ਲੜੀ ਵਾਂਗ (ਦੇਵੀ ਦੇ) ਭਰਵਟੇ (ਅਰਧੀ”) ਬਹੁਤ ਅਧਿਕ _ਸ਼ੋਭਦੇ 
ਹਨ। _ ਮਹਾਨ _ਭਿਆਨਕ _ ਪ੍ਰਕਾਸ਼ _ਵਾਲੀ, _ਜਵਾਲਾ _ਸਰੂਪ _ ਤਲਵਾਰ _(ਹੱਥ ਵਿਚ) _ਬਿਰਾਜ 
ਰਹੀ ਹੈ। _(ਜਿਸ ਨੂੰ ਵੇਖ ਕੇ) ਬਹੁਤ ਤਕੜੇ ਦੁਸ਼ਟ ਡਰ ਜਾਂਦੇ ਹਨ ਅਤੇ ਸ਼ੁੱਧ _(ਹਿਰਦੇ 
ਵਾਲੇ) ਸਾਧ _ ਖੁਸ਼ੀ ਨਾਲ _ਹਸਦੇ _ਹਨ। _ਅਗਾਧ _ਰੂਪ _ਵਾਲੀ _ਦੁਰਗਾ ਦੇ ਚਰਨਾਂ _ਦੀ ਪੂਜਾ 
ਕਰਦੇ ਹਨ।੨੪। 


(ਇਸ) ਉਸਤਤ ਨੂੰ ਸੁਣ ਕੇ ਭਵਾਨੀ ਕ੍ਰਿਪਾਲ ਹੋਈ, ਜੋ _ ਹੇਠਾਂ 

ਰਸ ਰੂਪ ਹੋ ਰਹੀ ਹੈ। (ਉਸ ਨੇ ਪ੍ਰਸੰਨ ਹੋ ਕੇ) ਨ ਭੰਗ ਹੋਣ ਵਾਲੇ ਤੀਰਾਂ ਦੇ 
ਅਤੇ _ਧਨੁਸ਼ _(ਇਖੂਧੀ) _ਦਿੱਤਾ। ਸੁੰਦਰ _ਕਹਾੜਾ _ਧਾਰਨ _ਕਰਨ _ਲਈ _ਦਿੱਤਾ ਜੋ 
ਬਣਿਆ ਦਸਿਆ ਜਾਂਦਾ _ਹੈ।੨੫। 


ਜਦੋਂ ਸ਼ਸਤ੍ਰਾਂ ਨੂੰ _ਸਾਧਣ ਵਾਲੀ ਦੇ ਦਿੱਤੇ ਸਾਰੇ ਸ਼ਸਤ੍ਰ ਪਾ ਲਏ, (ਤਾਂ) ਉਨ੍ਹਾਂ `ਨੂੰ 
ਨੰਗਿਆਂ ਕੀਤਾ, ਚੁੰਮਿਆ ਅਤੇ _ਗਲੇ _ਤੇ ਸਿਰ _ਨਾਲ _ਛੋਹਾਇਆ। _ ਸਾਰਿਆਂ ਰਾਜਿਆਂ ਨੇ 
ਇਸ ਅਪਾਰ ਪ੍ਰਭਾਵ ਨੂੰ ਜਾਣ ਲਿਆ ਜੋ _ਅਜੋਨੀ, ਅਜੈ ਅਤੇ ਵੇਦ ਵਿਦਿਆ ਦੇ ਵਿਚਾਰ 
ਵਾਲਾ ਹੈ।੨੬। 


ਤੈ 


ਹੈ! ਘ ਤੋ 
ਪੁ ਕੈ; % 


੨੮੪ 


ਸੀ _ਦਸਮ-ਗ੍ਰੰਥ _ਸਾਹਿਬ 


ਗ੍ਰਿਹੀਤੁਆ ਜਬੈ _ਸਸਤ੍ਰ _ਅਸਤੂੰ _ਅਪਾਰੈ। ਪੜੇ _ਅਨੁਭਵੈ ਬੇਦ _ਬਿਦਿਆ ਬਿਚਾਰੈ। 
ਪੜੇ ਸਰਬ _ਬਿਦਿਆ ਹੁਤੀ ਸਰਬ ਦੇਸੈ। ਜਿਤੇ ਸਰਬ ਦੇਸੀ ਸੁ ਅਸਤੂੰ _ਨਰੇਸੈ। ੨੭। 


ਪਠੇ _ਕਾਗਦੇ ਦੇਸ ਦੇਸੈ ਆਪਰੀ। ਕਰੋਂ _ਆਨਿ ਕੈ ਬੇਦ _ਬਿਦ੍ਯਾ _ਬਿਚਾਰੀ। 
ਜਟੇ ਦੰਡ ਮੁੰਡੀ ਤਪੀ ਬ੍ੁਹਮਚਾਰੀ। _ਸਧੀ ਸ੍ਰਾਵਗੀ ਬੇਦ _ਬਿਦਿਆ _ਬਿਚਾਰੀ। ੨੮। 


ਹਕਾਰੇ ਸਬੈ ਦੇਸ ਦੇਸਾ ਨਰੇਸੈ। ਬੁਲਾਏ ਸਬੈ ਮੋਨ ਮਾਨੀ ਸੁ ਬੇਸੈ। 
ਜਟਾ ਧਾਰ ਜੇਤੇ ਕਹੂੰ ਦੇਖ ਪਈਜਯੈ। ਬੁਲਾਵੈ ਤਿਸੈ ਨਾਥ _ਭਾਥੈ _ਬੁਲਈਯੈ। ੨੯। 


ਫਿਰੇ ਸਰਬ ਦੇਸੈ ਨਰੇਸੈ ਬ਼ੁਲਾਵੈ। ਮਿਲੇ ਨ ਤਿਸੈ ਛਤ੍ਹ ਛੈਣੀ ਛਿਨਾਵੈ। 
ਪਠੇ ਪਤ੍ਹ ਏਕੈ ਦਿਸਾ ਏਕ ਧਾਵੈ। ਜਟੀ ਦੰਡ ਮੁੰਡੀ ਕਹੂੰ ਹਾਥ ਆਵੈ। ੩0। 


ਰਚ੍ਯੋ ਜਗ ਰਾਜਾ ਚਲੇ ਸਰਬ ਜੋਗੀ। ਜਹਾ ਲਉ ਕੋਈ ਬੂਢ ਬਾਰੋ_ਸਭੋਗੀ। 
ਕਹਾ ਰੰਕ ਰਾਜਾ ਕਹਾ ਨਾਰ ਹੋਈ। _ਰਚ੍ਯੋ ਜਗ ਰਾਜਾ ਚਲਿਓ ਸਰਬ _ਕੋਈ। ੩੧। 


ਫਿਰੇ ਪਤ੍ਹ _ਸਰਬਤ੍ਰ ਦੇਸੈ ਅਪਾਰੈ। ਜੁਰੇ ਸਰਬ ਰਾਜਾ ਨ੍ਰਿਪੰ ਆਨਿ ਦੁਆਰੋ। 
ਜਹਾ ਲੌ _ਹੁਤੇ ਜਗਤ ਮੈ ਜਟਾਧਾਰੀ। ਮਿਲੈ ਰੋਹ ਦੇਸੈ ਭਏ ਭੇਖ ਭਾਰੀ। ੩੨। 


ਜਹਾ ਲਉ ਹੁਤੇ ਜੋਗ ਜੋਗਿਸਟ ਸਾਧੇ। ਮਲੇ ਮੁਖ ਬਿਭਤੈ ਸੁ ਲੈਗੋਟ ਬਾਧੇ। 
ਜਟਾ ਸੀਸ ਧਾਰੇ ਨਿਹਾਰੇ ਅਪਾਰੈ। ਮਹਾ ਜੋਗ ਧਾਰੈ ਸੁਬਿਦਿਆ ਬਿਚਾਰੋ। ੩੩। 
ਜਿਤੇ ਸਰਬ ਭੂਪੰ ਬੁਲੇ ਸਰਬ ਰਾਜਾ। ਚਹੂੰ ਚਕ ਮੋ ਦਾਨ ਨੀਸਾਨ ਬਾਜਾ। 


ਮਿਲੇ ਦੇਸ _ਦੇਸਾਨ ਅਨੇਕ ਮੌਤ੍ਰੀ। _ਕਰੈ ਸਾਧਨਾ ਜੋਗ _ਬਾਜੰਤਰ ਤੰਤ੍ਰੀ। ੩੪। 


ਜਿਤੇ ਸਰਬ ਭੂਮਿ ਸਥਲੀ ਸੰਤ ਆਹੇ। ਤਿਤੇ ਸਰਬ ਪਾਰਸ ਨਾਥ _ਬੁਲਾਏ। 
ਦਏ ਭਾਤਿ ਅਨੇਕ ਭੋਜ ਅਰਘ ਦਾਨੰ। _ਲਜੀ ਪੇਖ ਦੇਵਿ ਸਥਲੀ ਮੋਨ ਮਾਨੰ। ੩੫। 


ਕਰੈ ਬੈਠ ਕੇ ਬੇਦ ਬਿਦਿਆ ਬਿਚਾਰੋ। ਪੁਕਾਸੋ ਸਬੈ ਆਪੁ ਆਪੰ ਪ੍ਰਕਾਰੈ। 
ਟਕੈ ਟਕ ਲਾਗੀ ਮੁਖੰ ਮੁਖਿ ਪੇਖਿਓ। ਸੁਨ੍ਯੋ ਕਾਨ ਹੋ_ਤੋ ਸੁ ਤੋ ਆਖਿ ਦੇਖਿਓ। ੩੬। 


ਰੁਦੂ _ਅਵਤਾਰ ੨੮੫ 

ਜਦੋਂ ਅਪਾਰ _ਸ਼ਸਤ੍ਰਾਂ _ਅਸਤ੍ਰਾਂ ਨੂੰ _ਗੁਹਿਣ ਕਰ _ਲਿਆ, ਫਿਰ ਵੇਦ ਵਿਦਿਆ ਦੇ 

ਵਾਸਤਵਿਕ ਗਿਆਨ ਪੜ੍ਹ _ਕੇ ਵਿਚਾਰ _ਕੀਤਾ। _(ਉਸ ਨੇ) ਸਾਰੇ ਦੇਸਾਂ ਦੀ ਵਿਦਿਆ ਨੂੰ 
ਪੜ੍ਹ _ਲਿਆ। ਸਾਰੇ _ਦੇਸਾਂ _ਦੇ _ਮਿਤਰ _ਭਾਵ _ਵਾਲੇ ਰਾਜੇ _ਵੀ ਜਿਤ _ਲਏ।੨੭। 

ਅਪਾਰ ਦੇਸਾਂ _ਵਿਦੇਸਾਂ ਵਿਚ ਕਾਗਜ਼ _(ਪਰਵਾਨੇ) ਭੇਜ ਦਿੱਤੇ ਕਿ ਸਾਰੇ ਆ ਕੇ ਵੇਦ 


ਵਿਦਿਆ ਦਾ ਵਿਚਾਰ _ਕਰੋ। _ਜਟਾਧਾਰੀ, ਦੰਡਧਾਰੀ, _ਸਿਰ ਮੁੰਨੇ, _ਤਪਸਵੀ ਅਤੇ ਬ੍ਰਹਮਚਾਰੀ, 
ਬੁਧੀਮਾਨ, ਸ੍ਰਾਵਗੀ (ਜੈਨੀ) ਸਭ ਨੂੰ ਵੇਦ ਵਿਦਿਆ ਦੇ ਵਿਚਾਰਨ ਲਈ (ਸਦ _ਲਿਆ)।੨੮। 
ਸਾਰੇ ਦੇਸਾਂ _ਦੇਸਾਂਤਰਾਂ ਦੇ ਰਾਜੇ ਅਤੇ ਸਾਰੇ _ਮੋਨੀ, ਮਾਨੀ ਅਤੇ _ਭੇਖਧਾਰੀ ਬੁਲਾ _ਲਏ। 


ਰਾਜੇ ਨੇ ਯੋਗ ਰਚਿਆ ਸੀ, ਸਾਰੇ ਯੋਗੀ _ਚਲੇ ਆ ਰਹੇ ਸਨ ਜਿਥੋਂ ਤਕ ਕੋਈ 
ਬਾਲਕ, ਬੁੱਢਾ _ਅਤੇ ਜਵਾਨ _('ਭੋਗੀ”) ਸੀ। ਕੀ ਰਾਜਾ, ਕੀ _ਨਿਰਧਨ ਅਤੇ ਕੀ ਇਸਤਰੀ, 
ਕੋਈ ਚਲ ਪਿਆ, (ਕਿਉਂਕਿ) ਰਾਜੇ ਨੇ `ਯੌਂਗ _ਰਚਿਆ _ਸੀ।੩੧। 


ਗ 


ਰਾਜੇ 
ਵਾਲੇ ਸਾਰੇ 

ਅਤੇ ਯੋਗ _ਦੇ ਇਸ਼ਟ (ਸ਼ਿਵ) ਨੂੰ ਸਾਧਣ ਵਾਲਾ ਸੀ 
ਅਤੇ ਜਿਸ _ਨੇ ਮੁਖ ਉਤੇ _ਵਿਭੂਤੀ ਮਲੀ ਹੋਈ ਸੀ ਅਤੇ _ਲੌਗੋਟ _ਬੈਨ੍ਹਿਆ ਹੋਇਆ _ਸੀ। 
ਸਿਰ ਉਤੇ _ਜਟਾਵਾਂ ਧਾਰਨ ਕਰਨ _ਵਾਲੇ _ਅਪਾਰਾਂ _ਦਿਸਦੇ _ਸਨ। (ਉਹ) ਮਹਾਨ _ਯੋਗਧਾਰੀ 
ਅਤੇ _ ਵਿਦਿਆ ਦਾ ਵਿਚਾਰ _ਕਰਨ _ ਵਾਲੇ _ਸਨ।੩੩। 
ਜਿਤਨੇ ਵੀ ਸਾਰੇ ਰਾਜੇ ਸਨ, ਉਨ੍ਹਾਂ ` ਨੂੰ _ਰਾਜੇ ਨੇ ਬੁਲਾ _ਲਿਆ। ਚੌਹਾਂ _ਚੌਕਾਂ ਵਿਚ 


ਦੇ ਨਗਾਰੇ ਵਜ ਗਏ। ਦੇਸਾਂ ਦੇਸਾਂ ਦੇ ਅਨੇਕਾਂ ਮੰਤਰੀ ਆਕੇ ਮਿਲੇ ਜੋ ਯੋਗ ਸਾਧਨਾ 
ਕਰਦੇ _ਸਨ _ ਅਤੇ _(ਯੋਗੀਆਂ ਦੇ) ਵਾਜੇ _ ਵਜਾਉਂਦੇ _ਸਨ।੩੪। 


ਧਰਤੀ ਉਤੇ ਜਿਤਨੇ _ਵੀ ਸਾਰੇ _ਸੰਤ _ਸਨ, ਉਨ੍ਹਾਂ ਸਾਰਿਆਂ ਨੂੰ _ਪਾਰਸਨਾਥ ਨੇ _ਸ਼ੁਲਾ 
ਲਿਆ। (ਉਨ੍ਹਾਂ ਨੂੰ) ਅਨੇਕ ਤਰ੍ਹਾਂ ਦੇ _ਭੋਜ ਅਤੇ _ਅਰਘ _ਦਾਨ ਦਿੱਤੇ। (ਉਨ੍ਹਾਂ) ਮੋਨੀਆਂ ਦੇ 
ਮਾਨ ਨੂੰ ਵੇਖ ਕੇ ਸਵਰਗ _ (ਦੇਵ _ਸਥਲੀ”) ਵੀ _ਲਜਾ _ਗਈ।੩੫। 

(ਸਾਰੇ) ਬੈਠ _ਕੇ ਵਿਦਿਆ ਦਾ ਵਿਚਾਰ _ਕਰਦੇ _ਹਨ। _ਸਾਰੇ ਆਪਣੀਆਂ ਆਪਣੀਆਂ 
ਜੁਗਤਾਂ ਨੂੰ ਪ੍ਰਗਟ ਕਰਦੇ _ਸਨ। _ਇਕ _ਟਕ _ਸਮਾਧੀ ਲਗੀ ਹੋਈ _ਸੀ। (ਅਤੇ ਇਕ 
ਦੇ) ਮੁਖ ਵਲ ਵੇਖ ਰਹੇ _ਸਨ। ਜੋ ਪਹਿਲਾਂ ਕੰਨਾਂ ਨਾਲ ਸੁਣਿਆ ਸੀ, ਉਹ ਹੁਣ 
ਨਾਲ ਵੇਖ ਲਿਆ।੩੬। 


3 


੨੮੬ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਕਾਸੋ ਸਬੈ ਆਪ _ਆਪੰ ਪੁਰਾਣੈ। _ਰੜੋ __ਦੇਸਿ _ਦੇਸਾਣ ਬਿਦਿਆ ਮੁਹਾਣੈ। 
ਕਰੋ _ਭਾਤਿ ਭਾਤੇ ਸੁ ਬਿਦਿਆ ਬਿਚਾਰੈ। ਨ੍ਰਿਭੈ ਚਿਤ ਦੈ ਕੈ ਮਹਾ ਤ੍ਰਾਸ ਟਾਰੈ। ੩੭। 


ਜੁਰੇ ਬੰਗਸੀ ਰਾਫਿਜੀ ਰੋਹਿ ਰੂਮੀ। ਚਲੇ _ਬਾਲਖੀ ਛਾਡ ਕੈ ਰਾਜ ਭੂਮੀ। 
ਨ੍ਰਿਭੈ ਭਿੰਭਰੀ _ਕਾਸਮੀਰੀ ਕੰਧਾਰੀ। ਕਿ ਕੈ _ਕਾਲਮਾਖੀ _ਕਸੇ _ਕਾਸਕਾਰੀ। _੩੮। 


ਜੁਰੇ ਦਛਣੀ ਸਸਤ੍ਰ _ਬੇਤਾ ਅਰਯਾਰੇ। ਦੂਜੈ ਦ੍ਰਾ ਵੜੀ ਤਪਤ _ਤਈਲੰਗ ਵਾਰੇ। 
ਪਰੈ ਪੂਰਬੀ ਉਤਰ ਦੇਸੀ ਅਪਾਰੋ। ਮਿਲੇ ਦੇਸ ਦੇਸੇਣ ਜੋਧਾ ਜੁਝਾਰੈ। ੩੯। 


ਘਾਧਰਾਂ ਛੰਟ 


ਇਹ ਭਾਤਿ ਬੀਰ ਬਹੁ ਬੀਰ ਜੋਰਿ। ਮਤ ਦੇਸ ਦੇਸ ਰਾਜਾ ਕਰੋਰ। 
ਦੇ ਹੀਰ ਚੀਰ ਬਹੁ __ਦਿਰਬ _ਸਾਜ। ਸਨਮਾਨ ਦਾਨ ਬਹੁ _ਭਾਤਿ ਰਾਜ। ੪0। 


ਅਨਭੈ _ਅਭੰਗ _ਅਵਧੂਤ _ਛਤ੍ਹ। _ਅਨਜੀਤ ਜੁਧ _ਬੇਤਾ ਅਤਿ _ਅਤੁ। 
ਅਨਗੰਜ ਸੂਰ _ਅਬਿਚਲ _ਜੁਝਾਰ। ਰਣ _ਰੰਗ _ਅਭੰਗ _ਜਿਤੇ _ਹਜਾਰ। _੪੧। 


ਸਬ ਦੇਸ ਦੇਸ ਕੇ ਜੀਤ ਰਾਵ। ਕਰ ਕ੍ਰਧ ਜੁਧ ਨਾਨਾ _ਉਪਾਵ। 


ਕੈ ਸਾਮ ਦਾਮ ਅਰੁ ਦੰਡ ਭੇਦ। ਅਵਨੀਪ ਸਰਬ ਜੋਰੇ ਅਛੇਦ। ੪੨। 


ਜਬ _ਸਰਬ ਭੂਪ ਜੋਰੇ _ਮਹਾਨ। ਜੈ ਜੀਤ ਪਤ ਦਿਨੋ _ਨਿਸਾਨ। 
ਦੈ ਹੀਰ ਚੀਰ ਅਨਭੰਗ ਦਿਰਬ। ਮਹਿਪਾਲ ਮੋਹਿ ਡਾਰੇ ਸੁ ਸਰਬ। ੪੩। 


ਇਕ ਦਯ੍ਰੋਸ ਬੀਤ ਪਾਰਸੂ _ਰਾਇ। _ਉਤਿਸਟ ਦੇਵਿ ਪੂਜੰਤ ਜਾਇ। 
ਉਸਤਤਿ ਕਿਨ ਬਹੁ ਬਿਧਿ ਪੁਕਾਰ। ਸੋ ਕਹੋ ਛੰਦ ਮੋਹਣਿ ਮਝਾਰ। ੪੪। 


ਆੰਹਣਾਂ ਛੰਦ 


ਜੈ ਦੇਵੀ ਭੇਵੀ _ਭਾਵਾਣੀ। ਭਉ ਖੰਡੀ ਦੁਰਗਾ _ਸਰਬਾਣੀ। 
ਕੇਸਰੀਆ _ਬਾਹੀ _ਕਊਮਾਰੀ। ਭੈਖੰਡੀ ਭੈਰਵਿ ਉਧਾਰੀ। _੪੫। 


ਅਕਲੰਕਾ _ਅਤ੍ਰੀ ਛਤ੍ਰਾਣੀ। ਮੋਹਣੀਅੰ ਸਰਬ _ਲੋਕਾਣੀ। 
ਰਕਤਾਂਗੀ ਸਾਂਗੀ _ਸਾਵਿਤ੍ਰੀ। ਪਰਮੇਸਹੀ _ਪਰਮਾ ਪਾਵਿਤ੍ਰੀ। ੪੬। 


ਰੁਦ੍ਰ ਅਵਤਾਰ <ਦ੮੭ 


ਸਾਰੇ ਆਪਣੇ ਆਪਣੇ ਪੁਰਾਣਾਂ ਦੀ ਵਿਆਖਿਆ _ਕਰਦੇ ਸਨ ਅਤੇ ਦੇਸਾਂ ਦੇਸਾਂ ਦੀ 
ਵਿਦਿਆ _ਦੀ _ਮੁਹਾਰਨੀ ਪੜ੍ਹਦੇ _ਸਨ। _ਤਰ੍ਹਾਂ ਤਰ੍ਹਾਂ _ਨਾਲ _ਵਿਦਿਆ _ਦਾ ਵਿਚਾਰ _ਕਰਦੇ 
ਸਨ। (ਉਨ੍ਹਾਂ ਨੇ) ਚਿਤ ਵਿਚ ਨਿਰਭੈ ਹੋ ਕੇ, ਬਹੁਤ ਵੱਡੇ ਡਰ ਨੂੰ ਟਾਲ ਦਿੱਤਾ _ਸੀ।੩੭। 
ਬੰਗ ਦੇਸ਼ ਦੇ ਵਾਸੀ, ਰਾਫ਼ਜ਼ੀ, ਰੋਹ _ਦੇਸ ਦੇ ਅਤੇ ਰੂਮ ਦੇਸ ਦੇ ਅਤੇ ਬਲਖ ਦੇਸ਼ 
ਸਨ। _ਭਿੰਭਰ ਦੇਸ ਵਾਲੇ, ਕਸ਼ਮੀਰੀ ਅਤੇ ਕੰਧਾਰੀ, 

ਕੇ ਖਿਚ _ਲਏ _ ਸਨ।੩੮। 


ੋਰ] 


ਹੁ ਦੇਸ ਦੇ 
ਕਰੋੜਾਂ _ਮਤਾਂ _ਵਾਲੇ ਰਾਜੇ (ਬੁਲਾ ਲਏ)। ਬਹੁਤ ਹੀਰੇ, ਬਸਤ੍ਰ, ਧਨ, _ਪਦਾਰਥ _ਅਤੇ ਸਾਜ਼ 


ਸਾਮਾਨ _ਦਾਨ ਦੇ ਕੇ ਰਾਜੇ ਨੇ ਬਹੁਤ ਸਨਮਾਨ _ਕੀਤਾ।੪0। 

ਡਰ ਤੋਂ ਰਹਿਤ, ਭੰਗ _ਹੋਣ ਤੋਂ ਮੁਕਤ, _ਅਵਧੂਤ, _ਛਤੁਧਾਰੀ, ਨ ਜਿਤੇ ਜਾ ਸਕਣ 
ਵਾਲੇ, ਯੁੱਧ _ਵਿਚ _ਪੁਬੀਨ ਅਤੇ ਅਤਿ ਅਧਿਕ _ਅਸਤ੍ਰਾਂ ਦੀ _ਵਰਤੋ' ਜਾਣਨ ਵਾਲੇ, _ਨ_ਗੈਜੇ 
ਜਾ _ਸਕਣ ਵਾਲੇ ਸੂਰਮੇ _ਅਤੇ _ਅਚਲ _ਲੜਾਕੇ, _ਰਣ-ਭੂਮੀ _ਵਿਚ _ਹਜ਼ਾਰਾਂ _ਅਭੰਗ ਯੋਧੇ ਜਿਤੇ 
ਹੋਏ _ਸਨ।8੧। 

ਸਾਰਿਆਂ ਦੇਸਾਂ ਦੇਸਾਂਤਰਾਂ ਦੇ ਰਾਜੇ ਜਿਤ ਕੇ ਅਤੇ ਕ੍ਰੋਧ ਕਰ ਕੇ ਅਨੇਕ _ਉਪਾਵਾਂ 
ਵਾਲੇ ਯੁੱਧ _ਕੀਤੇ। ਸਾਮ, ਦਾਨ, ਦੰਡ ਅਤੇ ਭੇਦ ਕਰ ਕੇ ਨ ਛੇਦੇ ਜਾਂ ਸਕਣ ਵਾਲੇ ਰਾਜੇ 
('ਅਵਨੀਪ”) ਜੋੜ _ ਲਏ _ ਸਨ।੪੨। 

ਜਦ ਸਾਰੇ _ਮਹਾਨ _ਰਾਜੇ ਇਕੱਠੇ _ਕਰ _ ਲਏ, (ਤਦ) ਜਿਤ _ਦਾ ਪੱਤਰ _ਜਾਰੀ 
ਕਰ ਕੇ ਧੌਂਸਾ ਵਜਾ _ਦਿੱਤਾ। ਹੀਰੇ, ਬਸਤ੍ਰ, _ਅਮੁਕ _ਧਨ ਦੇ ਕੇ ਸਾਰੇ ਰਾਜੇ ਮੋਹ 


(ਜਦ) ਇਕ ਦਿਨ ਬੀਤ ਗਿਆ ਤਾਂ ਪਾਰਸ ਨਾਥ _ ਨੇ 
ਜਾ _ਕੇ ਪੂਜਾ _ਕੀਤੀ। _ਬਹੁਤ ਤਰ੍ਹਾਂ _ਨਾਲ _ਉਸਤਤ _ਕੀਤੀ। _ਉਸ 
ਵਿਚ ਕਹਿੰਦਾ ਹਾਂ।੪੪। 


ਆੰਹਣਾ ਛੰਦ 


ਸਸ਼ਠ ਇਸ਼ਟ ਦੇਵੀ ਦੀ 
ਨੂੰ (ਮੈਂ) ਮੋਹਣੀ ਛੰਦ 


ਹੇ ਭੇਦ ਤੋਂ ਬਿਨਾ ਭਵਾਨੀ ਦੇਵੀ! ਤੇਰੀ ਜੈ ਹੋਵੇ। (ਤੂੰ) ਸਾਰਿਆਂ ਦਾ ਭੈ ਖੰਡਣ 
ਵਾਲੀ ਦੁਰਗਾ ਹੈੱ। ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਸਦਾ ਕੰਵਾਰੀ ਹੈਂ। ਭੈ ਨੂੰ ਖੰਡਣ 
ਵਾਲੀ, _ਭੈਰਵੀ _ਅਤੇ _ਉੱਧਾਰ _ਕਰਨ _ਵਾਲੀ _ਹੈਂ।੪੫। 


ਹੰ'।੪੬। 


ਸੀ _ਦਸਮ-ਗ੍ਰੰਥ _ਸਾਹਿਬ 


ਤੋਤਲੀਆ ਜਿਹਬਾ _ਕਉਮਾਰੀ। ਭਵ _ਭਰਣੀ _ਹਰਣੀ ਉਧਾਰੀ। 
ਮ੍ਰਿਦੁ ਰੂਪਾ ਭੂਪਾ ਬੁਧਾਣੀ। ਜੈ ਜੈਪੈ ਸੁਧ ਸਿਧਾਣੀ। ੪੭। 


ਜਗ ਧਾਰੀ ਭਾਰੀ _ਭਗਤਾਯ। ਕਰਿ ਧਾਰੀ ਭਾਰੀ ਮੁਕਤਾਗੇ। 
ਸੁੰਦਰ ਗੋਫਣੀਆ ਗੁਰਜਾਣੀ। ਤੇ _ਬਰਣੀ _ਹਰਣੀ _ਭਾਮਾਣੀ। ੪੮। 


ਭਿੰਭਰੀਆ _ਜਛੋ _ਸਰਬਾਣੀ। _ਗੰਧਰਬੀ _ਸਿਧੰ _ਚਾਰਾਣੀ। 
ਅਕਲੈਕ _ਸਰੂਪੰ _ਨਿਰਮਲੀਅੰ। _ਘਣ ਮਧੇ ਮਾਨੋ _ਚੋਚਲੀਅੰ। ੪੯। 


ਅਸਿਪਾਣੈ ਮਾਣੈ ਲੋਕਾਯੋ। ਸੁਖ ਕਰਣੀ ਹਰਣੀ ਸੋਕਾਯੋ। 
ਦੁਸਟ ਹੰਤੀ ਸੇਤੇ ਉਧਾਰੀ। _ਅਨਛੇਦਾਭੇਦਾ ਕਉਮਾਰੀ। ੫0। 


ਆਨੰਦੀ ਗਿਰਜਾ ਕਉਮਾਰੀ। _ਅਨਛੇਦਾਭੇਦਾ ਉਧਾਰੀ। 
ਅਨਗੰਜ _ਅਭੰਜਾ _ਖੰਕਾਲੀ। _ਮ੍ਰਿਗਨੈਣੀ ਰੂਪੰ _ਉਜਾਲੀ। _੫੧। 


ਰਕਤਾਂਗੀ ਰੁਦ੍ਰ _ਪਿੰਗਾਛੀ। _ਕਟਿ _ਕਛੀ ਸੂਛੀ _ਹੁਲਾਸੀ। 
ਰਕਤਾਲੀ ਰਾਮਾ ਧਉਲਾਲੀ। ਮੋਹਣੀਆ ਮਾਈ ਖੰਕਾਲੀ। ੫੨। 


ਜਗਦਾਨੀ ਮਾਨੀ ਭਾਵਾਣੀ। ਭਵਖੰਡੀ ਦੁਰਗਾ ਦੇਵਾਣੀ। 
ਰੁਦਾਗੀ ਰੁਦ੍ਰ ਰਕਤਾਂਗੀ। _ਪਰਮੇਸਰੀ ਮਾਈ _ਧਰਮਾਂਗੀ। _੫੩। 


ਮਹਿਖਾਸੁਰ ਦਰਣੀ ਮਹਿਪਾਲੀ। ਚਿਛੁਰਾਸਰ ਹੰਤੀ ਖੰਕਾਲੀ। 
ਅਸਿ ਪਾਣੀ ਮਾਣੀ ਦੇਵਾਣੀ। ਜੈ ਦਾਤੀ ਦੁਰਗਾ _ਭਾਵਾਣੀ। ੫੪। 


ਪਿੰਗਾਛੀ ਪਰਮਾ _ਪਾਵਿਤ੍ਰੀ। ਸਾਵਿਤ੍ਰੀ ਸੋਧਿਆ ਗਾਇਣਤ੍ਰੀ। 
ਭੈ ਹਰਣੀ ਭੀਮਾ _ਭਾਮਾਣੀ। ਜੈ ਦੇਵੀ ਦੁਰਗਾ _ਦੇਵਾਣੀ। ੫੫। 


ਰੁਦੂ ਅਵਤਾਰ 


ਤੋਤਲੀ ਜ਼ਬਾਨ _ਵਾਲੀ _ ਅਤੇ _ (ਸਦੀਵੀ) _ਕੁਮਾਰੀ _(ਕੰਵਾਰੀ), 


੨੮੮੯ 


ਸੰਸਾਰ ਨੂੰ 


ਭਰਨ 
ਵਾਲੀ, ਹਰਨ _ਵਾਲੀ (ਨਸ਼ਟ ਕਰਨ ਵਾਲੀ) ਅਤੇ _ਉੱਧਾਰ ਕਰਨ _ਵਾਲੀ, _ਕੋਮਲ ਰੂਪ ਵਾਲੀ, 
ਸ਼ਿਰੋਮਣੀ ਬੁੱਧੀ ਵਾਲੀ, ਸ਼ੁੱਧ _ਸਿੱਧੀਆਂ ਵਾਲੀ (ਹੇ ਦੇਵੀ! ਤੇਰੀ) ਜੈ 


ਜਗਤ _ਨੂੰ ਧਾਰਨ _ਕਰਨ _ਵਾਲੀ, _ਭਗਤਾਂ _ਦੀ _ਭਾਰੀ _(ਚਿੰਤਾ 


ਜੈ _ਜਪਦੇ _ਹਾਂ।੪੭। 
ਕਰਨ ਵਾਲੀ) ਅਤੇ 


ਹੱਥ _ਵਿਚ _ਭਾਰੀ ਮੁਕਤੀ ਨੂੰ ਧਾਰਨ _ਕਰਨ _ਵਾਲੀ, _ਸੁੰਦਰ _ਗੋਫਣੀ (ਵੱਡੀ _ਗੁਲੇਲ) ਅਤੇ 
ਗੁਰਜ _ ਧਾਰਨ _ ਕਰਨ _ ਵਾਲੀ, _ਵਰ ਦੇਣ ਵਾਲੀ ਅਤੇ ਫਿਰ ਹਰਨ _ ਵਾਲੀ ਇਸਤਰੀ 
ਹੈ'।੪੮। 
ਭੈ ਨਾਲ _ਭਰਨ _ਵਾਲੀ _('ਭਿੰਭਰੀਆ”), ਸਾਰਿਆਂ ਰੂਪਾਂ _ਵਾਲੀ _ਯਕਸ਼ਣੀ, _ਗੰਧਰਬਣੀ, 
ਬਿਜਲੀ ਵਾਂਗ _ਹੈ।੪੯। 


ਦੀ) <. 


ਹੌਥ _ਵਿਚ ਤਲਵਾਰ ਧਾਰਨ ਕਰਨ _ਵਾਲੀ ਅਤੇ ਲੋਕਾਂ ਦੇ ਮਾਣ ਵਾਲੀ, ਸੁਖ _ਦੇਣ 


੨ 


ਵਾਲੀ ਅਤੇ ਸ਼ੋਕ ਨੂੰ ਦੁਰ ਕਰਨ ਵਾਲੀ, ਦੁਸ਼ਟਾਂ ਨੂੰ ਮਾਰਨ ਵਾਲੀ, ਸੰਤਾਂ ਦਾ ਉੱਧਾਰ ਕਰਨ 


ਵਾਲੀ 


ਵਾਲੀ 
ਰੂਪ 


; ਨ ਛੇਦੇ ਜਾ _ਸਕਣ ਵਾਲੀ, ਭੋਦ ਰਹਿਤ _ ਕੁਮਾਰੀ।੫0। 


ਆਨੰਦ ਦੇਣ ਵਾਲੀ, ਪਾਰਬਤੀ, ਕੁਮਾਰੀ, ਨ ਛੇਦੇ ਜਾ ਸਕਣ ਵਾਲੀ, ਨ ਭੇਦੇ ਜਾ 
ਸਕਣ _ਵਾਲੀ, _ਉੱਧਾਰ _ਕਰਨ ਵਾਲੀ, ਨ _ਗੈਜੇ ਜਾ _ਸਕਣ ਵਾਲੀ, ਨ ਭੰਨੇ ਜਾ ਸਕਣ 


; ਭਿਆਨਕ _ਰੂਪ _ਵਾਲੀ _('ਖੰਕਾਲੀ`), _ਹਿਰਨ _ ਵਰਗੀਆਂ _ ਅੱਖਾਂ 
ਵਾਲੀ _ਹੈ।੫੧। 


ਵਾਲੀ _ਅਤੇ _ਉਜਲੇ 


ਲਾਲ ਰੰਗ _ਦੇ ਸ਼ਰੀਰ ਵਾਲੀ, _ਰੁਦੂ _ਦੀ ਸ਼ਕਤੀ, _ਭੂਰੀਆਂ ਅੱਖਾਂ _ਵਾਲੀ, _ਲਕ _ਤੇ 


ਜਗਤ ਨੂੰ ਦਾਨ ਅਤੇ ਮਾਣ ਦੇਣ ਵਾਲੀ ਸ਼ਿਵ ਦੀ ਸ਼ਕਤੀ, ਸੰਸਾਰ ਦੇ ਭੈ ਨੂੰ ਖੰਡਨ 


ਵਾਲੀ, ਦੁਰਗ ਦੈਂਤ _ ਨੂੰ ਮਾਰਨ _ਵਾਲੀ ਅਤੇ ਦੇਵਤਿਆਂ ਦੀ ਸ਼ਕਤੀ _ ਹੈਂ; _ ਰੁਦੂ ਦੇ 
ਦੇ ਸਰੂਪ _ ਵਾਲੀ _ ਮਾਤਾ _ ਹੈਂ।੫੩। 
ਮਹਿਖਾਸੁਰ ਦੈਂਤ ਨੂੰ _ਦਲਣ _ਵਾਲੀ, _ਧਰਤੀ _ਦੀ ਪਾਲਣਾ _ਕਰਨ _ਵਾਲੀ, _ਚਿਛੁਰ 
ਨੂੰ ਨਸ਼ਟ ਕਰਨ _ਵਾਲੀ, ਭਿਆਨਕ ਰੂਪ ਵਾਲੀ, _ਹੱਥ _ਵਿਚ ਤਲਵਾਰ ਧਾਰਨ _ਕਰਨ 
; _ਮਾਂਣ ਪ੍ਰਾਪਤ ਕਰਾਉਣ ਵਾਲੀ, _ਦੇਵਤਿਆਂ ਦੀ ਸ਼ਕਤੀ, _ਜੈ _ਦੇਣ ਵਾਲੀ, _ਦੁਰਗ 
ਨੂੰ ਮਾਰਨ _ ਵਾਲੀ _ ਭਵਾਨੀ _ ਹੈਂ।੫੪। 

ਵਾਲੀ ਪਵਿਤ੍ਰ _ਰੂਪ _ਵਾਲੀ, _ਸਾਵਿਤ੍ਰੀ, _ਸੈਧਿਆ, 


ਹੇ ਦਲਾਂ ਨੂੰ _ਗਾਹਣ ਵਾਲੀ ਦੁਰਗਾ ਅਤੇ ਦੇਵਤਿਆਂ ਦੀ ਸ਼ਕਤੀ, ਸਾਰੇ ਜੀਵਾਂ 


੨੮੯0 


ਸੀ _ਦਸਮ-ਗ੍ਰੰਥ _ਸਾਹਿਬ 


ਦੁਰਗਾ ਦਲ _ਗਾਹੀ ਦੇਵਾਣੀ। ਭੈ ਖੰਡੀ ਸਰਬ _ਭੂਤਾਣੀ। 
ਜੈ ਚੰਡੀ ਮੁੰਡੀ ਸੜੂ _ਹੈਤੀ। ਜੈ ਦਾਤੀ ਮਾਤਾ ਜੈਅੰਤੀ। ੫੬। 


ਸੰਸਰਣੀ ਤਰਾਣੀ ਲੋਕਾਣੀ। ਭਿੰਭਰਾਣੀ ਦਰਣੀ ਦਈਤਾਣੀ। 
ਕੇਕਰਣੀ ਕਾਰਣ ਲੋਕਾਣੀ। ਦੁਖ ਹਰਣੀ ਦੇਵੈ ਇੰਦ੍ਰਾਣੀ। ੫੭। 


ਸੁੰਭ ਹੋਤੀ ਜਯੋਤੀ ਖੰਕਾਲੀ। _ਕੰਕੜੀਆ ਰੂਪਾ _ਰਕਤਾਲੀ। 
ਤੋਤਲੀਆ ਜਿਹਵਾ ਸਿੰਧੁਲੀਆ। ਹਿੰਗਲੀਆ ਮਾਤਾ _ਪਿੰਗਲੀਆ। 


ਚੰਚਾਲੀ ਚਿਤ੍ਰਾ ਚਿਤ੍ਰਾਂਗੀ। _ਭਿੰਭਰੀਆ _ਭੀਮਾ _ਸਰਬਾਂਗੀ। 
ਬੁਧਿ ਭੁਪਾ ਕੂਪਾ ਜੁਜ੍ਹਾਲੀ। ਅਕਲੰਕਾ ਮਾਈ ਨ੍ਰਿਮਾਲੀ। ੫੮੯। 


ਉਛਲੈ ਲੰਕੜੀਆ ਛਤ੍ਰਾਲਾ। ਭਿੰਭਰੀਆ ਭੈਰੋਂ ਭਉਹਾਲਾ। 
ਜੈ ਦਾਤਾ ਮਾਤਾ ਜੈਦਾਣੀ। ਲੋਕੇਸੀ ਦੁਰਗਾ _ਭਾਵਾਣੀ। ੬0। 


ਸੈਮੋਹੀ ਸਰਬੈ _ਜਗਤਾਯੈ। ਨਿੰਦ੍ਰਾ ਛੁਧ੍ਯਾ _ਪਿਪਾਸਾਯੀ। 
ਜੈ _ਕਾਲੋ ਰਾਤੀ ਸਕ੍ਰਾਣੀ। _ਉਧਾਰੀ _ਭਾਰੀ _ਭਗਤਾਣੀ। _੬੧। 


ਜੈ ਮਾਈ ਗਾਈ _ਬੇਦਾਣੀ। ਅਨਛਿਜ _ਅਭਿਦਾ ਅਖਿਦਾਣੀ। 
ਭੈ _ਹਰਣੀ _ਸਰਬੈ _ਸੰਤਾਣੀ। ਜੈ ਦਾਤਾ ਮਾਤਾ ਕ੍ਰਿਪਾਣੀ। ੬੨। 


#ਜ਼ਕੜਾ _ਛੰਟ/ _ਤੂਪੁਸ਼/ਦ 
ਅੰਬਿਕਾ _ਤੋਤਲਾ ਸੀਤਲਾ _ਸਾਕਣੀ। 
ਸਿੰਧੁਰੀ ਸੁਪੁਰਭਾ ਸੁਭੂਮਾ _ਡਾਕਣੀ। 
ਸਾਵਜਾ ਸੰਭਿਰੀ ਸਿੰਧੁਲਾ ਦੁਖਹਰੀ। 
ਸੁਮਿਲਾ ਸੈਭਿਲਾ ਸੁਪੂਭਾ _ਦੁਧਰੀ। ੬੩। 


ਭਾਵਨਾ ਭੈ ਹਰੀ ਭੂਤਿਲੀ ਭੈਹਰਾ। 
ਟਾਕਣੀ ਝਾਕਣੀ ਸਾਕਣੀ ਸਿੰਧੁਲਾ। 
ਦੁਧਰਾ ਦੁਮੁਖਾ ਦੁਕਟਾ ਦੁਧਰੀ। 
ਕੰਪਿਲਾ _ਜੈਪਿਲਾ _ਹਿੰਗੁਲਾ ਭੈਹਰੀ। ੬੪। 


੫੮। 


ਰੁਦੂ ਅਵਤਾਰ ੨੮੯੧ 


ਦੇ ਭੈ ਨੂੰ ਨਸ਼ਟ ਕਰਨ ਵਾਲੀ, ਚੰਡ _ਅਤੇ ਮੁੰਡ ਨੂੰ ਮਾਰਨ ਵਾਲੀ, ਵੈਰੀਆਂ ਦਾ ਨਾਸ਼ 
ਕਰਨ ਵਾਲੀ (ਤੇਰੀ) ਜੈ ਹੋਵੇ। ਹੇ ਅੰਤ ਵਿਚ ਜੈ ਦੇਣ ਵਾਲੀ ਮਾਤਾ! (ਤੇਰੀ) ਜੈ 
ਹਂਵੇ।੫੬। 

(ਨਾਲ _ਭਰੇ ਹੋਏ _ਸੰਸਾਰ) ਤੋਂ ਲੋਕਾਂ ਨੂੰ ਤਾਰਨ ਵਾਲੀ, ਭੈ ਨਾਲ _ਭਰਨ 
ਨੂੰ ਦਲਣ ਵਾਲੀ, ਲੋਕਾਂ (ਦੇ ਕੰਮਾਂ ਨੂੰ) ਕਰਨ _ਵਾਲੀ _ਕਾਰਨ _ਸਰੂਪ 
ਹਰਨ _ਵਾਲੀ _(ਅਤੇ ਇੰਦਰ ਨੂੰ) ਇੰਦਰ _ਦੀ ਪਦਵੀ _ਦੇਣ _ਵਾਲੀ।੫੭। 
ਨਸ਼ਟ _ਕਰਨ ਵਾਲੀ, ਜੈ ਕਰਨ _ਵਾਲੀ, ਭਿਆਨਕ ਰੂਪ ਵਾਲੀ, ਭੈਰਵ ਰੂਪ 
ਵਾਲੀ, _ਲਾਲ _ਰੰਗ _ਵਾਲੀ, _ਤੋਤਲੀ _ਜੀਭ _ਵਾਲੀ, ਸਮੁੰਦਰ _ਵਿਚ _ਵਿਆਪਤ _ਰੂਪ _ਵਾਲੀ 


(ਬੜਵਾਨਲ), _ਹਿੰਗਲਾਜੀ _ਅਤੇ _ਭੂਰੀਆਂ ਅੱਖਾਂ _ਵਾਲੀ _ਮਾਤਾ।੫੮। 

ਚੰਚਲਾ _(ਆਸਮਾਨੀ _ ਬਿਜਲੀ) _ਰੂਪ _ਵਾਲੀ, _ਚਿਤਰੇ _ਦੀ _ ਸਵਾਰੀ _ਕਰਨ _ ਵਾਲੀ, 
ਚਿਤਕਬਰੇ _ਅੰਗਾਂ _ਵਾਲੀ, ਸਾਰਿਆਂ ਅੰਗਾਂ ਕਰ _ਕੇ ਭਿਆਨਕ _ਅਤੇ _ਡਰਾਵਣੇ ਅੰਗਾਂ ਵਾਲੀ, 
ਬੁੱਧੀ ਦੀ _ਰਾਣੀ ਅਤੇ ਅਗਨੀ ਦੇ ਕੁੰਡ _ਸਰੂਪ ਵਾਲੀ, _ਕਲੰਕ ਰਹਿਤ ਅਤੇ ਨਿਰਮਲ ਰੂਪ 
ਵਾਲੀ ਮਾਤਾ।੫੯। 

ਹੇ ਛਤ੍ਰ _ਵਾਲੇ ਹਨੂਮਾਨ _('ਲੰਕੜੀਆ”) (ਨੂੰ _ਅਗੇ) _ਉਛਾਲਣ _ਵਾਲੀ, _ਡਰਾਉਣੇ 
ਅਤੇ ਭਿਆਨਕ _ਭੈਰੋ ਰੂਪ _ਵਾਲੀ, ਜੈ ਦੇਣ ਵਾਲੀ, ਦਾਤਾਂ ਦੇਣ ਵਾਲੀ, ਲੋਕਾਂ ਦੀ _ਸੁਆਮਿਨੀ, 
ਦੁਰਗਾ, _ ਭਵਾਨੀ _ਮਾਤਾ ! (ਤੇਰੀ) ਜੈ _ਹੋਵੇ।੬0। 


ਹੇ ਸਾਰੇ ਜਗਤ ਨੂੰ ਮੋਹ ਲੈਣ ਵਾਲੀ! (ਤੂੰ ਹੀ) ਨੀਂਦਰ, ਭੁਖ, ਪਿਆਸ ਰੂਪ ਵਾਲੀ 
ਹੈਂ। ਹੇ ਕਾਲ-ਰਾਤ੍ਰੀ, ਇੰਦਰ ਦੀ ਸ਼ਕਤੀ, ਭਗਤਾਂ ਦਾ _ਭਾਰੀ ਉੱਧਾਰ ਕਰਨ ਵਾਲੀ! (ਤੇਰੀ) 
ਜੈ _ਹੋਵੇ।੬੧। 

ਹੇ ਮਾਤਾ! ਵੇਦਾਂ ਨੇ ਤੇਰੀ ਕੀਰਤੀ ਗਾਈ ਹੈ, (ਤੂੰ) ਨ ਛਿਜਣ ਵਾਲੀ, ਨ ਭੇਦੇ 
ਜਾ ਸਕਣ ਵਾਲੀ ਅਤੇ ਨ ਦੁਖੀ ਹੋਣ ਵਾਲੀ ਹੈਂ, ਸਾਰਿਆਂ ਸੰਤਾਂ ਦਾ ਡਰ ਹਰਨ ਵਾਲੀ 
ਅਤੇ ਕ੍ਰਿਪਾਨ _ਪੁਦਾਨ ਕਰਨ _ਵਾਲੀ _ਹੇ ਮਾਤਾ! (ਤੇਰੀ) ਜੈ _ਹੋਵੇ।੬੨। 


ਕਰਨ _ਵਾਲੀ, _ਡਾਕਣੀ, _ਹਾਥੀ _ਦੀ ਸ਼ਕਤੀ ਵਾਲੀ, ਚੰਗੀ ਤਰ੍ਹਾਂ _ਭਿੜਨ ਵਾਲੀ, ਸਿੰਧੁ ਦੇਸ਼ 
ਵਾਲੀ, _ਦੋ ਖੰਡੇ _ਵਾਲੀ।੬੩। 
ਹੇ 


ਡਰ ਨੂੰ ਦੂ ਨੂੰ ਦੂਰੋਂ 
ਸਿੰਧੁ ਦੇਸ਼ _ਵਾਲੀ, ਦੋ ਧਾਰਾ _ਖੰਡਾ _ਧਾਰਨ _ਕਰਨ _ਵਾਲੀ, ਭਿਆਨਕ _ਮੂੰਹ _ਵਾਲੀ, ਬੁਰਾਈ 
ਨੂੰ _ਕਟਣ ਵਾਲੀ, ਦੋ ਪਾਸੀ ਮਾਰ _ਕਰਨ ਵਾਲੀ, ਦੁਸ਼ਟਾਂ ਨੂੰ _ਕੰਬਾਉਣ ਵਾਲੀ, ਜਪੇ ਜਾਣ 
ਵਾਲੀ, _ਹਿੰਗਲਾਜ _ਦੇ ਰਹਿਣ ਵਾਲੀ, _ਭੈ ਨੂੰ ਹਰਨ _ਵਾਲੀ।੬੪। 


੨੯੨ ਸੀ _ਦਸਮ-ਗ੍ਰੰਥ ਸਾਹਿਬ ਰੁਦੂ ਅਵਤਾਰ ੨੯੩ 


ਚਿਤੁਣੀ ਚਾਪਣੀ ਚਾਰਣੀ ਚਛਣੀ। ਹੇ _ਚਿਤਰੇ _ਦੀ _ ਸਵਾਰੀ _ਕਰਨ _ ਵਾਲੀ, _ਧਨੁਸ਼ _ਧਾਰਨ _ ਕਰਨ _ ਵਾਲੀ, _ਚਾਰਣਾਂ 
ਹਿੰਗੁਲਾ ਪਿੰਗੁਲਾ ਗੰਧੂਬਾ _ਜਛਣੀ। ਦੁਆਰਾ _ਵਡਿਆਏ ਜਾਣ ਵਾਲੀ, ਚੱਛਰ _ਦੈੱਤ ਨੂੰ ਮਾਰਨ _ਵਾਲੀ, ਹਿੰਗਲਾ, _ਪਿੰਗਲਾ, 
ਬਰਮਣੀ _ਚਰਮਣੀ _ਪਰਘਣੀ _ਪਾਸਣੀ। ਗੰਧਰਬ _ਅਤੇ _ਯਕਸ਼ _ਸ਼ਕਤੀ _ਵਾਲੀ, _ਕਵਚ _ਵਾਲੀ, _ਢਾਲ _ਧਾਰਨ _ਕਰਨ _ਵਾਲੀ, _ਪਰਘ 
ਖੜਗਣੀ _ਗੜਗਣੀ _ਸੈਥਣੀ _ਸਾਪਣੀ। ੬੫। (ਕੁਹਾੜਾ) ਧਾਰਨ _ਕਰਨ _ਵਾਲੀ, ਪਾਸ _(ਫਾਹੀ) ਧਾਰਨ _ਕਰਨ _ਵਾਲੀ, ਖੜਗ _ਧਾਰਨ _ਕਰਨ 

ਵਾਲੀ, _ਭਾਲਾ ਧਾਰਨ _ਕਰਨ _ਵਾਲੀ, _ਸੈਹਥੀ ਅਤੇ _ ਸੱਪਾਂ ਨੂੰ ਧਾਰਨ _ਕਰਨ _ਵਾਲੀ।੬੫। 
ਭੀਮੜਾ ਸਮਦੜਾ ਹਿੰਗੁਲਾ ਕਾਰਤਕੀ। ਹੇ ਮੁਰਦੇ ਦੀ ਸਵਾਰੀ ਕਰਨ _ਵਾਲੀ _('ਭੀਮੜਾ”), ਮਦਮਸਤ _(ਸਮਦੜਾ”) ਰਹਿਣ 
ਸੁਪੂਭਾ ਅਛਿਦਾ ਅਧਿਰਾ ਮਾਰੁਤਕੀ। ਵਾਲੀ, _ਹਿੰਗਲਾਜ ਦੇਸ਼ ਦੀ ਰਹਿਣ ਵਾਲੀ ਅਤੇ _ਕਾਰਤਿਕੇਯ ਦੀ ਸ਼ਕਤੀ, ਸੁੰਦਰ ਸ਼ੋਭਾ 
ਗਿੰਗਲੀ _ਹਿੰਗੁਲੀ ਠਿੰਗੁਲੀ _ਪਿੰਗੁਲਾ। ਵਾਲੀ, ਨ ਛੇਦੇ ਜਾ ਸਕਣ ਵਾਲੀ, ਆਸਰੇ ਤੋ ਮੁਕਤ ਰੂਪ ਵਾਲੀ, ਪਵਣ ਦੇਵਤਾ ਦੀ 


ਚਿਕਣੀ _ਚਰਕਟਾ _ਚਰਪਟਾ _ਚਾਂਵਡਾ। _੬੬। ਸ਼ਕਤੀ, _ਗਿੰਗਲੀ (ਮੱਥੇ _ਉਤੇ ਚੰਦੁ _ਧਾਰਨ _ਕਰਨ ਵਾਲੀ), _ਹਿੰਗਲੀ, _ਠਿੰਗਲੀ, _ਪਿੰਗਲਾ, 
ਚਿਕਨੇ ਕੇਸਾਂ _ਵਾਲੀ, _ਕੌਟਣ ਵੱਢਣ ਵਾਲੀ, _ਚਰਪਟਾ, ਚਾਂਵਡਾ (ਮਾਤਾ! ਤੇਰੀ ਜੈ _ਹੋਵੇ)।੬੬। 


ਅਛਿਦਾ ਅਭਿਦਾ ਅਸਿਤਾ _ਅਧਰੀ। ਹੇ ਨ ਛਿਦਣ ਵਾਲੀ, ਨ ਭੇਦੇ ਜਾ ਸਕਣ ਵਾਲੀ, _ਕਾਲੇ ਰੂਪ _ਵਾਲੀ, _ਆਸਰਾ 
ਅਕਟਾ _ਅਖੰਡਾ _ਅਛਟਾ _ਦਧਰੀ। ਦੇਣ ਵਾਲੀ, ਨ ਕਟੇ ਜਾ ਸਕਣ ਵਾਲੀ, _ਨ ਖੰਡੇ ਜਾ ਸਕਣ ਵਾਲੀ, ਕਿਸੇ ਪ੍ਰਕਾਰ ਦੀ 
ਨੀ 94 ਲਾ, ਜਤੀ. -ਜਾਰਣੀ। ਛਟਾ ਤੋ ਹੀਨ, ਦੋਵੇਂ ਪਾਸੇ ਮਾਰ _ਕਰਨ ਵਾਲੀ, _ਅੰਜਨੀ, ਅੰਬਿਕਾ, _ਅਸਤੁ _ਧਾਰਨ ਕਰਨ 
ਲਿਉ ਵਾਲੀ, ਨ ਭਰੇ ਜਾ ਸਕਣ ਵਾਲੀ, ਨ ਧਰੇ ਜਾ ਸਕਣ _ਵਾਲੀ, ਜਗਤ _ਦਾ _ਉੱਧਾਰ _ਕਰਨ 
ਰੂ ਵਾਲੀ।੬੭। 

ਅੰਜਨੀ _ਗੰਜਨੀ _ਸਾਕੜੀ _ਸੀਤਲਾ। ਹੇ ਅੰਜਨੀ, _ਗੰਜਨੀ, _ਸਾਕੜੀ, ਸੀਤਲਾ, _ਸਿਧਰੀ (ਸਿੱਧੀ ਦੇਣ ਵਾਲੀ), ਸੁੰਦਰ _ਪੂਰ੍ਭਾ 
ਸਿਧਰੀ ਸੁਪੁਭਾ _ਸਾਮਲਾ _ਤੋਤਲਾ। ਵਾਲੀ, ਸਾਂਵਲੇ _ਰੰਗ _ਵਾਲੀ, _ਤੋਤਲੀ, _ਚੰਗੀ ਤਰ੍ਹਾਂ _ਭਰਨ _ਵਾਲੀ, _ਗੰਭੀਰ _ਰੂਪ ਵਾਲੀ, _ਨ 
ਸੰਭਰੀ _ਗੰਭਰੀ _ਅੰਭਰੀ ਅਕਟਾ। ਭਰੇ ਜਾ ਸਕਣ ਵਾਲੀ, ਨ ਕਟੇ ਜਾ ਸਕਣ ਵਾਲੀ, ਨ ਸਲ੍ਹੀ ਜਾ ਸਕਣ ਵਾਲੀ, ਸੋਕੜਾ 
ਦੁਸਲਾ ਦੁਭਿਖਾ _ਦੁਕਟਾ _ਅਮਿਟਾ। _੬੮। ਕਰਨ _ਵਾਲੀ, _ਭੈੜਾਂ ਨੂੰ ਕੱਟਣ ਵਾਲੀ, _ਨ _ ਮਿਟ _ਸਕਣ _ ਵਾਲੀ।੬੮। 


ਹੇ ਭੈਰਵੀ, ਭੈ-ਹਰੀ, _ਭੂਚਰੀ, _ਭਾਨਵੀ, ਤ੍ਰਿਕੁਟਾ, ਚਰਪਟਾ, _ਚਾਂਵਡਾ, ਮਾਨਵੀ, ਜੋਬਨਾ, 


ਭੈਰਵੀ ਭੈਹਰੀ ਭੂਚਰਾ ਭਾਨਵੀ। ਜੈ-ਕਰੀ, _ਜੰਭ-ਹਰੀ, _ਜਾਲਪਾ, _ਤੋਤਲਾ, _ ਤੁੰਦਲਾ, _ਦੰਤਲੀ, _ਕਾਲਿਕਾ।੬੯। 


ਤ੍ਰਿਕਰਟਾ ਚਰਪਟਾ ਚਾਂਵਡਾ _ਮਾਨਵੀ। 
ਜੋਬਨਾ ਜੈਕਰੀ ਜੰਭਹਰੀ ਜਾਲਪਾ। 
ਤੋਤਲਾ ਤੁੰਦਲਾ ਦੰਤਲੀ ਕਾਲਿਕਾ। ੬੯। 


ਭਰਮਣਾ ਨਿਭੂਮਾ ਭਾਵਨਾ ਭੈਹਰੀ। ਹੇ _ਭਰਮਣਾ, _ਨਿਕੂਮਾ, _ਭੈ _ਦੀ _ਭਾਵਨਾ _ਨੂੰ ਹਰਨ _ਵਾਲੀ, _ਸੂਸ਼ਠ ਬੁੱਧੀ _ਵਾਲੀ, 
ਬਰ ਸੁਧਾ _ਦਾਤ੍ਰਣੀ ਸਤ੍ਰਣੀ ਛੈਕਰੀ। ਦਾਤੁਣੀ, _ਸਤ੍ਰਣੀ, _ਛੈਕਰੀ, _ਦੂਕਟਾ, _ਦੂਭਿਦਾ, _ਦੁਧਰਾ, _ਦੂਮਦੀ, _ਅਤੂਰਟਾ, _ਅਛਟਾ, _ਅਜਟਾ, 
ਦੁਕਟਾ ਦੁਭਿਦਾ ਦੁਧਰਾ ਦੂਮਦੀ। ਅਭਿਦੀ।੭0। ੍‌ ੍‌ ੍‌ ੍‌ 

ਅਤੂਟਾ ਅਛੁਟਾ ਅਜਟਾ _ਅਭਿਦੀ। _੭0। 

ਤੌਤਲਾ ਅੰਤਲਾ ਸੈਤਲਾ ਸਾਵਜਾ। ਹੇ ਤੰਤਲਾ, _ਅੰਤਲਾ, _ਸੰਤਲਾ, _ਸਾਵਜਾ, _ਭੀਮੜਾ, _ਭੈਹਰੀ, _ਭੂਤਲਾ, _ਭਾਵਜਾ, _ਡਾਕਣੀ, 
ਭੀਮੜਾ _ਭੈਹਰੀ ਭੂਤਲਾ _ਬਾਵਜਾ। ਸਾਕਣੀ, _ਝਾਕਣੀ, _ਕਾਕਿੜਾ, _ਕਿੰਕੜੀ, _ਕਾਲਿਕਾ, _ਜਾਲਪਾ, _ਜੈ-ਮ੍ਰੜਾ।੭੧। 


ਡਾਕਣੀ ਸਾਕਣੀ ਝਾਕਣੀ ਕਾਕਿੜਾ। 
ਕਿੰਕੜੀ _ਕਾਲਿਕਾ _ਜਾਲਪਾ ਜੈ _ਮਿ੍‌ੜਾ। _੭੧। 


੨੮੯੪ 


ਸੀ _ਦਸਮ-ਗ੍ਰੰਥ _ਸਾਹਿਬ 


ਠਿੰਗੁਲਾ ਹਿੰਗੁਲਾ ਪਿੰਗੂਲਾ ਪ੍ਰਾਸਣੀ। 
ਸਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ। 
ਕੰਨਿਕਾ ਅੰਨਿਕਾ ਧੰਨਿਕਾ ਧਉਲਰੀ। 
ਰਕਤਿਕਾ _ਸਕਤਿਕਾ _ਭਕਤਕਾ _ਜੈਕਰੀ। _੭੨। 
ਝਿੰਗੜਾ ਪਿੰਗੜਾ `ਜਿੰਗੜਾ ਜਾਲਪਾ। 
ਜੋਗਣੀ ਭੋਗਣੀ ਰੋਗ ਹਰੀ _ਕਾਲਿਕਾ। 
ਚੰਚਲਾ ਚਾਂਵਡਾ _ਚਾਚਰਾ _ਚਿਤ੍ਰਤਾ। 
ਤੰਤਰੀ ਭਿੰਭਰੀ ਛਤ੍ਰਣੀ ਛਿੰਛਲਾ। _੭੩। 
ਦੰਤੁਲਾ ਦਾਮਣੀ ਦੂੁਕਟਾ ਦ੍ਭੂਮਾ। 
ਛੁਧਿਤਾ ਨਿੰਦੂਕਾ ਨ੍ਹਿਭਿਖਾ _ਨ੍ਰਿਗਮਾ। 
ਕਦੂਕਾ `ਚੂੜਿਕਾ ਚਾਚਕਾ _ਚਾਪਣੀ। 
ਚਿਚੂੜੀ ਚਾਵੜਾ _ਚਿੰਪਿਲਾ ਜਾਪਣੀ। ੭੪। 
/ਕਸ਼ਨਪਟ/ ਖਰਲ 
ਤੂਪੁਸ਼?ਟ _ਕਥਤਾ 
ਕੈਸੇ ਕੌ ਪਾਇਨ ਪੁਭਾ ਉਚਾਰੋਂ। 
ਜਾਨੁਕ ਨਿਪਟ ਅਘਟ ਅੰਮ੍ਰਿਤ ਸਮ __ ਸੰਪਟ ਸੁਭਟ ਬਿਚਾਰੋ। 
ਮਨ _ਮਧੁਕਰਹਿ ਚਰਨ _ਕਮਲਨ ਪਰ ਹ੍ਹੈ ਮਨਮਤ _ਗੁੰਜਾਰੋ। 
ਮਾਤ੍ਰਿਕ ਸਪਤ _ਸਪਿਤ _ਪਿਤਰਨ ਕੁਲ ਚੌਦਹੂੰ _ਕੁਲੀ _ਉਧਾਰੋ। _੭੫। 


/ਠਸ਼ਨਪਟ/ ਕਾਣੀ 


ਦਿਨ ਦੇਹ ਸਫਲ ਕਰ ਜਾਨੋ। 
ਦਿਨ ਜਗਤ ਮਾਤ ਪ੍ਰਫੁਲਿਤ ਹ੍ਹੈ ਦੇਹਿ ਬਿਜੈ _ਬਰਦਾਨੋ। 
ਦਿਨ ਸਸਤੁ _ਅਸਤੁ ਕਟਿ ਬਾਧੋ ਚੰਦਨ ਚਿਤ੍ਰ _ਲਗਾਊਂ। 
ਕਹੁ ਨੇਤ ਨਿਗਮ ਕਹਿ ਬੋਲਤ ਤਾਸੁ ਸੁ ਬਰੁ ਜਬ ਪਾਊਂ। ੭੬। 
/ਕਸ਼ਨਘਦ/ _ਸੱਗ/ੱਨ 
ਤੂਪੁਸ਼?ਟ _ਕਥਤਾ 


ਬੰ ੫ ੨ %& 


ਅੰਤਰਜਾਮੀ ਅਭਯ _ਭਵਾਨੀ। 

ਅਤਿ ਹੀ ਨਿਰਖਿ ਪ੍ਰੇਮ ਪਾਰਸ ਕੋ ਚਿਤ ਕੀ ਬ੍ਰਿਥਾ ਪਛਾਨੀ। 
ਆਪਨ ਭਗਤ ਜਾਨ _ਭਵਖੰਡਨ ਅਭਯ _ਰੂਪ _ਦਿਖਾਯੋ। 

ਚਕ੍ਰਤ ਰਹੇ ਪੇਖਿ ਮੁਨਿ ਜਨ ਸੁਰ ਅਜਰ ਅਮਰ ਪਦ ਪਾਯੋ। ੭੭। 
ਸੋਭਿਤ _ਬਾਮਹਿੰ ਪਾਨਿ _ਕ੍ਰਿਪਾਣੀ। 

ਜਾ ਤਰ ਜਛ ਕਿੰਨਰ ਅਸੁਰਨ ਕੀ ਸਬ ਕੀ ਕ੍ਰਿਯਾ ਹਿਰਾਨੀ। 
ਜਾ ਤਨ ਮਧੁ ਕੀਟਭ ਕਹੁ ਖੰਡ੍ਯੋ _ਸੁੰਭ ਨਿਸੁੰਭ ਸੰਘਾਰੇ। 

ਸੋਈ ਕ੍ਰਿਪਾਨ ਨਿਦਾਨ ਲਗੇ ਜਗ _ਦਾਇਨ ਰਹੋ ਹਮਾਰੇ। ੭੮। 


ਰੁਦੂ ਅਵਤਾਰ ੨੯੫ 


ਕੇਨਿਕਾ, _ਅੰਨਿਕਾ, _ਧੈਨਿਕਾ, _ਧਉਲਰੀ, _ਰਕਤਿਕਾ, _ਸਕਤਿਕਾ, _ ਭਕਤਕਾ, _ ਜੈ-ਕਰੀ।੭੨। 


ਹੇ _ਝਿੰਗੜਾ, _ਪਿੰਗੜਾ, _ਜਿੰਗੜਾ, _ਜਾਲਪਾ, _ਜੋਗਣੀ, _ਭੋਗਣੀ, _ਰੋਗ-ਹਰੀ, _ਕਾਲਿਕਾ, 
ਚੰਚਲਾ, _ਚਾਂਵਡਾ, _ਚਾਚਰਾ, _ਚਿਤ੍ਰਤਾ, _ਤੰਤਰੀ, _ਭਿੰਭਰੀ, _ਛਤੂਣੀ, _ਛਿੰਛਲਾ।੭੩। 


ਹੇ _ਦੰਤੁਲਾ, _ਦਾਮਣੀ, _ਦੂਕਟਾ, _ਦੂਭ੍ਰਮਾ, _ਛੁਧਿਤਾ, ਨਿੰਦ੍ਰਕਾ, _ਨ੍ਰਿਭਿਖਾ, _ਨ੍ਰਿਗਮਾ, 
ਕਦੂਕਾ, _ਚੂੜਿਕਾ, _ਚਾਚਕਾ, _ਚਾਪਣੀ, _ਚਿਚ੍ੜੀ, _ਚਾਵੜਾ, _ਚਿੰਪਿਲਾ, _ ਜਾਪਣੀ।੭੪। 


/#ਸ਼ਨਪਦ _੫ਰਜਾ/ 
ਤੇਗ _#੍ਰ੍‌ਪਾ ਨਾਲ _ਕ/ਹੰਦਾ _ਹ$/ 

(ਤੇਰੇ) ਪੈਰਾਂ ਦੀ ਸੁੰਦਰਤਾ ਦਾ _ਕਿਸ ਤਰ੍ਹਾਂ ਉਚਾਰਨ ਕਰਾਂ, (ਉਹ) ਮਾਨੋ ਬਿਲਕੁਲ 
ਨ ਘਟਣ ਵਾਲੇ ਅੰਮ੍ਰਿਤ ਦੇ ਡੱਬੇ ਦੇ _ਸਮਾਨ ਹਨ, (ਜਿਨ੍ਹਾਂ ਨੂੰ) ਸੂਰਮੇ _ਵਿਚਾਰਦੇ _ਹਨ। 
(ਮੈਂ ਆਪਣੇ) ਮਨ ਨੂੰ (ਉਨ੍ਹਾਂ) ਚਰਨ _ਕਮਲਾਂ ਉਤੇ ਭੌਰਾ ਬਣਾਉਂਦਾ ਹਾਂ ਅਤੇ ਮਨ __ਵਿਚ 
ਮਸਤ ਹੋਕੇ ਗੁੰਜਾਰ ਕਰਦਾ ਹਾਂ। (ਇਸ ਪੁਕਾਰ ਕਰਨ _ਨਾਲ) ਸੱਤ _ਮਾਤਾ ਦੀਆਂ _ਅਤੇ 
ਸੱਤ ਪਿਤਾ _ਦੀਆਂ _ਕੁਲਾਂ, _ਚੌਦਾਂ _ਹੀ__ਕੁਲਾਂ _ਦਾ _ਉੱਧਾਰ _ਕਰ _ਲਵਾਂਗਾ।੭੫। 
/ਲਸ਼ਨਪਦ/ _ਕਾਫਾੰ 

ਉਸ ਦਿਨ ਮੈਂ ਆਪਣੀ ਦੇਹੀ ਨੂੰ ਸਫਲ _ਸਮਝਾਂਗਾ, ਜਿਸ _ਦਿਨ ਜਗਤ _ਦੀ ਮਾਤਾ 


ਪ੍ਰਸੰਨ ਹੋਕੇ (ਜਗਤ _ਦੇ) ਜਿਤਣ ਦਾ _ਵਰ ਦੇਵੇਗੀ। ਉਸ ਦਿਨ _ਸ਼ਸਤੂ _ਅਤੇ _ਅਸਤੁ 
ਲਕ ਨਾਲ ਬੰਨ੍ਹ ਕੇ ਚੰਦਨ ਦਾ ਟਿਕਾ _ਲਗਾਵਾਂਗਾ ਜਦ ਜਿਸ ਨੂੰ ਵੇਦ ਨੇਤਿ ਨੇਤਿ (ਬੇਅੰਤ) 
ਕਹਿੰਦੇ _ਹਨ, _ਉਸ _ ਤੋਂ _ਸ੍ਰੇਸ਼ਨ _ਵਰ ਪ੍ਰਾਪਤ _ਕਰਾਂਗਾ।੭੬। 

/ਕਸ਼ਨਘਦ/ _ਸੱਗੱਨ 


ਤੋਗਾੰ #੍ਰ੍‌ਆਾ ਨਾਲ ਕਹਿੰਦਾ _ਹ%/ 


ਜੋ ਅੰਤਰਜਾਮੀ ਅਤੇ ਭੈ ਰਹਿਤ ਭਵਾਨੀ ਹੈ, (ਉਸ ਨੇ) ਪਾਰਸ (ਨਾਥ) ਦੇ ਅਤਿ 
ਅਧਿਕ ਪ੍ਰੇਮ ਨੂੰ ਵੇਖ ਕੇ, (ਉਸ ਦੇ) ਚਿਤ ਦੀ ਸਥਿਤੀ ਦੀ ਪਛਾਣ ਕਰ ਲਈ ਹੈ। (ਉਸ 
ਨੂੰ) ਆਪਣਾ ਸੇਵਕ ਅਥਵਾ _ਭਗਤ _ਜਾਣ ਕੇ _ਸੈਸਾਰਿਕ ਡਰ ਨੂੰ ਖੰਡਿਤ ਕਰਨ _ਵਾਲਾ 
ਨਿਰਭੈ ਸਰੂਪ ਵਿਖਾ ਦਿੱਤਾ ਹੈ। (ਉਸ ਨੂੰ ) ਵੇਖ ਕੇ ਮੁਨੀ ਲੋਗ ਅਤੇ ਦੇਵਤੇ ਹੈਰਾਨ 
ਹੋ ਗਏ ਹਨ ਅਤੇ (ਉਨ੍ਹਾਂ ਨੇ) ਅਜਰ, ਅਮਰ _ਪਦ ਪ੍ਰਾਪਤ _ਕਰ _ਲਿਆ _ਹੈ।੭੭। 

(ਉਸ ਦੇ) ਖਬੇ ਹੱਥ ਵਿਚ ਕ੍ਰਿਪਾਨ ਸੁਸ਼ੋਭਿਤ ਹੈ, ਜਿਸ ਦੇ ਅਧੀਨ ਯਕਸ਼, _ਕਿੰਨਰ 
ਅਤੇ ਦੈਂਤਾਂ ਦੀ ਸਾਰੀ ਕ੍ਰਿਆ ਮਾਤ ਖਾਂਦੀ ਹੈ, ਜਿਸ ਨਾਲ ਮਧੁ ਅਤੇ ਕੈਟਭ ਨੂੰ ਟੋਟੇ ਟੋਟੇ 
ਕੀਤਾ _ਸੀ ਅਤੇ ਸੁੰਭ _ਨਿਸੁੰਭ ਨੂੰ ਮਾਰਿਆ _ਸੀ। _(ਹੇ ਭਵਾਨੀ!) ਉਹ ਕ੍ਰਿਪਾਨ ਜਗਤ ਦੇ 
ਅੰਤ _ਕਾਲ ਤਕ ਮੇਰੇ ਸਜੇ _ਹੌਥ _ਵਿਚ _ਰਹੇ।੭੮। 


੨੮੯੬ 


ਸੀ _ਦਸਮ-ਗ੍ਰੰਥ _ਸਾਹਿਬ 


ਜਾ ਤਨ _ਬਿੜਾਲਾਛ _ਚਿਛ੍ਰਾਦਿਕ ਖੰਡਨ ਖੰਡ _ਉਡਾਏ। 
ਧੂਲੀਕਰਨ _ਧੂਮੂਲੋਚਨ ਕੇ _ਮਾਸਨ _ਗਿਧ _ਰਜਾਏ। 

ਰਾਮ ਰਸੂਲ _ਕਿਸਨ _ਬਿਸਨਾਦਿਕ ਕਾਲ ਕ੍ੂਵਾਲਹਿ ਕੂਟੇ। 
ਕੋਟਿ ਉਪਾਇ ਧਾਇ ਸਭ ਥਾਕੇ ਬਿਨ ਤਿਹ ਭਜਨ ਨ ਛੂਟੇ। ੭੯। 


/#ਸ਼ਨਪਦ/ ਸੂਹਾ 
ਤੂਪੁਸ਼?ਇ ਕਥਤਾ 
ਸੋਭਿਤ ਪਾਨਿ ਕ੍ਰਿਪਾਨ ਉਜਾਰੀ। 
ਜਾ ਤਨ ਇੰਦੂ ਕੋਟਿ ਕਈ ਖੰਡੇ ਬਿਸਨ ਕ੍ਰੋਰਿ ਤ੍ਰਿਪੁਰਾਰੀ। 
ਜਾ ਕਹੁ ਰਾਮ ਉਚਰ ਮੁਨਿ ਜਨ ਸਬ ਸੇਵਤ ਧਿਆਨ ਲਗਾਏ। 
ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ ਬਾਰ ਉਪਾਇ ਮਿਟਾਏ। ੮0। 


ਅਨਭਵ ਰੂਪ ਸਰੂਪ _ਅਗੰਜਨ ਕਹੋ ਕਵਨ ਬਿਧਿ ਗਈਯੈ। 
ਜਿਹਬਾ _ਸਹੈਸੂ _ਰਟਤ ਗੁਨ ਥਾਕੀ ਕਬਿ _ਜਿਹਵੇਕ ਬਤਈਜੈ। 
ਭੂਮਿ ਅਕਾਸ _ਪਤਾਰ ਜਵਨ ਕਰ _ਚਉਂਦਹਿ ਖੰਡ _ਬਿਹੈਡੇ। 
ਜਗਮਗ ਜੋਤਿ ਹੋਤਿ ਭੂਤਲਿ ਮੈ ਖੰਡਨ ਅਉ ਬੁਰਹਮੰਡੇ। ੮੧। 


/ਠਸ਼ਨਘਦ/ _ਸੱਗ/ਨ 


ਜੈ ਜੈ ਰੂਪ ਅਰੇਖ ਅਪਾਰ। 

ਜਾਸਿ ਪਾਇ ਭੁਮਾਇ ਜਹ ਤਹ ਭੀਖ ਕੋ ਸਿਵ ਦੁਆਰ। 
ਜਾਸਿ ਪਾਇ ਲਗ੍ਯੋ _ਨਿਸੇਸਿਹ ਕਾਰਮਾ ਤਨ _ਏਕ। 
ਦੇਵਤੇਸ ਸਹੰਸੂ _ਭੇ ਭਗ ਜਾਸਿ ਪਾਇ ਅਨੇਕ। ੮੨। 


ਕ੍ਰਿਸਨ ਰਾਮ ਭਏ ਕਿਤੇ ਪੁਨਿ ਕਾਲ ਪਾਇ ਬਿਹਾਨ। 
ਕਾਲ ਕੋ _ਅਨਕਾਲ ਕੈ _ਅਕਲੈਕ _ਮੂਰਤਿ _ਮਾਨ। 
ਜਾਸਿ ਪਾਇ ਭਯੋ ਸਭੈ ਜਗ _ਜਾਸ ਪਾਇ _ਬਿਲਾਨ। 


ਤਾਹਿ ਤੈ ਅਬਿਚਾਰ ਜੜ __ਕਰਤਾਰ ਕਾਹਿ ਨ ਜਾਨ। ੮੩। 


ਨਰਹਰਿ ਜਾਨ _ਕਾਹਿ ਨ ਲੇਤ। 

ਤੈ ਭਰੋਸ ਪਰ੍ਯੋ ਪਸੂ ਜਿਹ ਮੋਹਿ ਬਧਿ ਅਚੇਤ। 

ਰਾਮ ਕ੍ਰਿਸਨ ਰਸੂਲ ਕੋ ਉਠਿ ਲੇਤ ਨਿਤਪੂਤਿ _ਨਾਉ। 
ਕਹਾ ਵੈ ਅਬ ਜੀਅਤ ਜਗ ਮੈ ਕਹਾ ਤਿਨ ਕੋ _ਗਾਉ। ੮੪। 


ਰੁਦੂ ਅਵਤਾਰ ੨੯੭ 


ਜਿਸ (ਕ੍ਰਿਪਾਨ) ਨਾਲ _ਬਿੜਾਲਾਛ _ਅਤੇ _ਚਿੱਛਰ ਆਦਿਕ ਦੈੱਤਾ ਨੂੰ ਟੋਟੇ ਟੋਟੇ ਕਰ 
ਕੇ ਉਡਾ ਦਿੱਤਾ ਹੈ। _ਧੂਲੀਕਰਨ ਅਤੇ ਧੂਮੂਲੋਚਨ (ਨਾਂ ਵਾਲੇ ਦੈਂਤਾਂ) ਦੇ ਮਾਸ _ਨਾਲ _ਗਿਧਾਂ 
ਨੂੰ ਰਜਾ ਦਿੱਤਾ ਹੈ। _ਰਾਮ, ਰਸੂਲ, ਕ੍ਰਿਸ਼ਨ, ਵਿਸ਼ਣੂ ਆਦਿ ਨੂੰ ਕਾਲ ਨੇ _(ਜਿਸ) ਤਲਵਾਰ 
ਨਾਲ ਕੁਟਿਆ ਹੈ, ਸਾਰੇ (ਲੋਕ) ਕਰੋੜਾਂ ਉਪਾ ਕਰ ਕੇ ਥਕ ਗਏ ਹਨ, ਪਰ ਉਸ ਦੇ ਭਜਨ 


ਤੋਂ ਬਿਨਾ (ਉਸ ਤਲਵਾਰ ਤੋਂ) ਬਚ ਨਹੀਂ ਸਕੇ _ਹਨ।੭੯। 


/ਕੈਸ਼ਨਪਦ/ ਨੂਰਾ 
ਤਲੀ #੍‌ਪਾ ਨਾਲ ਕਹੰਦਾ ਹਾਂ - 

(ਭਵਾਨੀ ਦੇ) ਹੱਥ ਵਿਚ _ਲਿਸ਼ਕਦੀ ਹੋਈ ਤਲਵਾਰ ਸੁਸ਼ੋਭਿਤ ਹੈ, _ਜਿਸ ਨਾਲ ਕਈ 
ਕੇ ਸਾਰੇ ਮੁਨੀ ਲੋਗ ਧਿਆਨ _ਲਗਾ__ਕੇ ਸੇਵਾ (ਪੂਜਾ) _ਕਰਦੇ ਹਨ, ਉਸ ਰਾਮ ਅਤੇ ਕ੍ਰਿਸ਼ਨ 
ਨੂੰ ਤੂੰ ਕਈ ਕਰੋੜਾਂ _ਵਾਰ ਪੈਦਾ _ਕੀਤਾ ਹੈ, _ਫਿਰ _ਮਿਟਾ ਦਿੱਤਾ _ਹੈ।੮0। 


(ਜਿਸ ਦਾ) ਭੈ ਰਹਿਤ ਰੂਪ ਅਤੇ ਨ ਗੈਜੇ ਜਾ ਸਕਣ ਵਾਲਾ ਸਰੂਪ ਹੈ, ਦਸੋ (ਉਸ 
ਨੂੰ) ਕਿਸ ਢੰਗ _ਨਾਲ ਗਾਇਆ ਜਾ ਸਕਦਾ _ਹੈ। _(ਜਿਸ ਦੇ ) ਗੁਣਾਂ ਨੂੰ ਗਾਉਂਦਿਆਂ 
ਸ਼ੇਸ਼ਨਾਗ _ਦੀਆਂ) ਹਜ਼ਾਰ _ਜੀਭਾਂ _ਥਕ _ਗਈਆਂ _ਹਨ, (ਪਰ) ਕਵੀ ਦੀ ਤਾਂ ਇਕ ਜੀਭ 
ਦਸੋ (ਫਿਰ _ਉਹ ਕਿਵੇਂ ਗੁਣਾਂ ਨੂੰ ਗਾ _ਸਕੇਗਾ)। _(ਜੋ) ਭੂਮੀ, ਆਕਾਸ਼ _ਅਤੇ _ਪਾਤਾਲ 
ਬਣਾ ਕੇ ਅਤੇ ਫਿਰ ਚੌਦਾਂ ਖੰਡਾਂ (ਲੋਕਾਂ) ਨੂੰ ਨਸ਼ਟ ਕਰ ਦਿੰਦੀ ਹੈ, (ਉਸੇ ਦੀ) ਜੋਤਿ 


2੦ £% ੨, ॥% 


. 
1 
ਹੂ 
ਰ 


/ਨਸ਼ਨਘਦ/ _ਸੱਰਠ 


ਹੇ ਅਰੇਖ ਅਤੇ ਅਪਾਰ _ਰੂਪ _ਵਾਲੀ! (ਤੇਰੀ) ਜੈ-ਜੈ _ਹੋਵੇ। ਜਿਸ ਦੀ (ਆਗਿਆ 
ਨੂੰ) ਪ੍ਰਾਪਤ ਕਰ ਕੇ ਸ਼ਿਵ ਜਿਥੇ _ਕਿਥੇ ਦੁਆਰ ਦੁਆਰ ਤੇ _ਭਿਖਿਆ ਲੈਣ ਲਈ _ਭਰਮਦਾ 
ਫਿਰਦਾ ਹੈ, ਜਿਸ ਦੀ (ਆਗਿਆ ਦੀ) ਪ੍ਰਾਪਤੀ ਨਾਲ ਚੰਦੂਮਾ ਦੇ ਸ਼ਰੀਰ ਉਤੇ ਇਕ _ਕਲੰਕ 
ਲਗਿਆ ਹੈ, ਜਿਸ ਦੀ (ਆਗਿਆ ਨੂੰ) ਪਾ ਕੇ ਇੰਦਰ (ਦੇ ਸ਼ਰੀਰ ਉਤੇ) ਹਜ਼ਾਰ _ਭਗ 
(ਚਿੰਨ੍ਹ) ਹੋਏ _ ਸਨ।੮੨। 


ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ _ਕੇ ਕਿਤਨੇ _ਹੀ ਰਾਮ ਅਤੇ ਕ੍ਰਿਸ਼ਨ ਹੋਏ 
ਅਤੇ ਫਿਰ ਸਮਾ ਆਉਣ ਤੇ ਨਸ਼ਟ ਹੋ ਗਏ। 'ਕਾਲ” ਨੂੰ ਕਾਲ ਤੋਂ ਮੁਕਤ ਕਰ ਕੇ ਕਲੰਕ 
ਰਹਿਤ ਸਰੂਪ _ਵਾਲਾ _ਮਨੋ। _ਜਿਸ _ਦੀ (ਆਗਿਆ ਨੂੰ) ਪ੍ਰਾਪਤ _ਕਰ ਕੇ _ਸਾਰਾ ਜਗਤ ਹੋਂਦ 
ਵਿਚ ਆਇਆ ਹੈ ਅਤੇ ਜਿਸ ਦੀ (ਆਗਿਆ ਨੂੰ) ਪਾ ਕੇ ਨਸ਼ਟ ਹੋ ਜਾਂਦਾ ਹੈ, ਉਸ ਨੂੰ 
ਹੇ ਵਿਚਾਰ _ਰਹਿਤ ਮੂਰਖ! _ ਕਰਤਾਰ _ਕਰ _ਕੇ ਕਿਉਂ ਨਹੀਂ _ ਜਾਣਦਾ।੮੩। 


(ਹੇ ਪ੍ਰਾਣੀ! ਤੂੰ) ਉਸ ਨਰਹਰਿ ਨੂੰ ਕਿਉਂ ਨਹੀਂ ਜਾਣ ਲੈਂਦਾ। ਹੇ ਪਸ਼ੂ! (ਤੂੰ ਮਾਇਆ 
ਦੇ) ਮੋਹ ਵਿਚ ਅਚੇਤ ਹੋਇਆ ਜਿਸ ਦੇ ਭਰੋਸੇ ਪਿਆ ਹੋਇਆ ਹੈਂ ਅਤੇ ਰੋਜ਼ ਉਠ ਕੇ 
ਰਾਮ, ਕ੍ਰਿਸ਼ਨ ਅਤੇ ਰਸੂਲ ਦਾ ਨਾਮ ਲੈਂਦਾ ਹੈਂ, ਪਰ _ਉਹ ਹੁਣ ਜਗ ਵਿਚ ਕਿਥੇ ਜੀਉਂਦੇ 
ਹਨ ਅਤੇ ਉਨ੍ਹਾਂ ਦਾ ਕਿਹੜਾ ਪਿੰਡ _ਹੈ?।੮੪। 


੨੯੮ 


ਸੀ _ਦਸਮ-ਗ੍ਰੰਥ _ਸਾਹਿਬ 


ਨਰ/ਠ 
ਤਾਸ ਕਿਉ ਨ ਪਛਾਨਹੀ ਜੇ ਹੋਹਿ ਹੈ ਅਬ ਹੈ। 
ਨਿਹਫਲ ਕਾਹੇ _ਭਜਤ ਪਾਹਨ ਤੋਹਿ ਕਛੂ _ਫਲਿ ਦੈ। 
ਤਾਸੁ ਸੇਵਹੁ _ਜਾਸ ਸੇਵਤਿ ਹੋਹਿ ਪੂਰਣ _ਕਾਮ। 
ਹੋਹਿ ਮਨਸਾ ਸਕਲ ਪੂਰਣ ਲੈਤ ਜਾ ਕੇ _ਨਾਮ। ੮੫। 


/ਝਸ਼ਨਪਦ/ _ਰਾਨਕਨ?/ ਤੂਪੂਸ਼/ਇ 

ਇਹ ਬਿਧਿ ਕੀਨੀ ਜਬੈ _ਬਡਾਈ। 

ਰੀਝੇ ਦੇਵ ਦਿਆਲ ਤਿਹ ਉਪਰ ਪੂਰਣ ਪੁਰਖ ਸੁਖਦਾਈ । 

ਆਪਨਿ _ਮਿਲੇ _ਦੇਵਿ ਦਰਸਨਿ ਭਯੋ ਸਿੰਘ ਕਰੀ _ਅਸਵਾਰੀ। 

ਲੀਨੇ _ਛਤ੍ਰ _ਲੰਕੁਰਾ ਕੂਦਤ _ਨਾਚਤ _ਗਣ ਦੈ _ਤਾਰੀ। ੮੬। 

ਝਮਕਤ ਅਸਤ _ਛਟਾ ਸਸਤ੍ਰਨਿ ਕੀ _ਬਾਜਤ _ਡਉਰ _ਅਪਾਰ। 

ਨਿਰਤਤ ਭੂਤ ਪ੍ਰੇਤ ਨਾਨਾ ਬਿਧਿ ਡਹਕਤ _ਫਿਰਤ _ਬੈਤਾਰ। 

ਕੁਹਕਤਿ ਫਿਰਤਿ ਕਾਕਣੀ ਕੁਹਰਤ ਡਹਕਤ _ਕਠਨ _ਮਸਾਨ। 
ਘਹਰਤਿ _ਗਗਨਿ _ਸਘਨ ਰਿਖ _ਦਹਲਤ _ਬਿਚਰਤ ਬ੍ਯੋਮ _ਬਿਵਾਨ। _੮੭। 


ਦੋਵਾਂ ਡਾਝ 
/ਝਸ਼ਨਘਟ/ _ਸ਼ਾਰੱਗ/ _ਤੂਪੁਸ਼ਟਦ 
ਕਛੂ _ਬਰ _ਮਾਂਗਹੁ ਪੂਤ _ਸਯਾਨੇ। 
ਭੂਤ ਭਵਿਖ ਨਹੀ ਤੁਮਰੀ ਸਰ _ਸਾਧ ਚਰਿਤ ਹਮ ਜਾਨੇ। 
ਜੋ ਬਰਦਾਨ ਚਹੋਂ_ਸੋ_ਮਾਂਗੋ ਸਬ ਹਮ ਤੁਮੈ ਦਿਵਾਰ। 
ਕੰਚਨ ਰਤਨ _ਬਜੂ _ਮੁਕਤਾਫਲ ਲੀਜਹਿ ਸਕਲ ਸੁ _ਧਾਰ। ੮੮। 
ਘਾਰਸ਼ ਨਾਥ ਲਾਲ 
/ਲਸ਼ਨਘਦ/ ਸਾਰੰਗ 
ਸਬ ਹੀ ਪੜੋ ਬੇਦ ਬਿਦਿਆ ਬਿਧਿ ਸਬ ਹੀ ਸਸਤ੍ਰ ਚਲਾਊ। 
ਸਬ ਹੀ ਦੇਸ ਜੇਰ ਕਰਿ ਆਪਨ ਆਪੇ ਮਤਾ ਮਤਾਊ। 
ਕਹਿ ਤਥਾਸਤੁ ਭਈ ਲੋਪ ਚੌਡਿਕਾ ਤਾਸ ਮਹਾ ਬਰ ਦੈ ਕੈ। 
ਅੰਤੁ ਧ੍ਯਾਨ ਹੁਐ ਗਈ ਆਪਨ ਪਰ ਸਿੰਘ ਅਰੂੜਤ ਹੂਐ ਕੈ। ੮੯। 


/ਡਸ਼ਨਪਦ/ _ਨਉਰ£/ ਤੂਪੁਸ਼ਹਟ 
ਪਾਰਸ ਕਰਿ ਡੈਡੌਤ ਫਿਰਿ ਆਏ। 
ਆਵਤ ਬੀਰ _ਦੇਸ ਦੇਸਨ ਤੇ ਮਾਨੁਖ ਭੇਜ ਬੁਲਾਏ। 
ਨ੍ਹਿਪ ਕੋ ਰੂਪ ਬਿਲੋਕਿ ਸੁਭਟ ਸਭ _ਚਕ੍ਰਿਤ ਚਿਤ _ਬਿਸਮਾਏ। 
ਐਸੇ _ਕਬਹੀ ਲਖੇ ਨਹੀ ਰਾਜਾ ਜੈਸੇ ਆਜ _ਲਖਾਏ। 
ਚਕ੍ਰਿਤ ਭਈ ਗਗਨਿ ਕੀ ਬਾਲਾ ਗਨ _ਉਡਗਨ _ਬਿਰਮਾਏ। 


ਰੁਦੂ ਅਵਤਾਰ ੨੯੯ 


ਨਰ/ਠ 

ਉਸ ਨੂੰ ਕਿਉਂ ਨਹੀਂ ਪਛਾਣਦਾ, ਜੋ ਹੁਣ ਹੈ ਅਤੇ _(ਭਵਿਸ਼ _ਵਿਚ) _ਹੋਵੇਗਾ। 
ਵਿਅਰਥ _ਵਿਚ ਪੇਥਰਾਂ ਨੂੰ ਕਿਉਂ ਪੂਜਦਾ ਹੈਂ, (ਕੀ) ਤੈਨੂੰ (ਉਹ) ਕੁਝ _ਫਲ ਦੇਣਗੇ? ਉਸ 
ਦੀ ਸੇਵਾ ਕਰੋ _ਜਿਸ _ਦੀ ਸੇਵਾ ਕੀਤਿਆਂ ਕਾਮਨਾਵਾਂ (ਮਨੋਰਥ) ਪੂਰਨ _ਹੋ__ਜਾਣ, _ਜਿਸ 
ਦਾ _ਨਾਮ _ਲਿਆਂ ਸਾਰੀਆਂ ਇੱਛਾਵਾਂ ਪੂਰੀਆਂ _ਹੋ __ ਜਾਣ।੮੫। 
/ਕੈਸ਼ਨਘਦ/ _ਰਾਸਕਲੰ/ ਤੇਰਾਂ /ਕਰ੍‌ਆਾ ਨਾਲ 

ਇਸ ਤਰ੍ਹਾਂ ਜਦੋ' ਵਡਿਆਈ ਕੀਤੀ, (ਤਾਂ) ਪੂਰਨ ਪੁਰਖ, ਸੁਖਦਾਇਕ ਦਿਆਲੂ ਦੇਵ 
ਉਸ ਉਤੇ ਪੁਸੰਨ ਹੋ ਗਏ। ਆਪ ਹੀ ਦੇਵੀ ਆ ਕੇ ਮਿਲ ਪਈ ਅਤੇ ਦਰਸ਼ਨ ਹੋ ਗਏ। (ਉਸ 
ਨੇ) ਸ਼ੇਰ ਦੀ ਸਵਾਰੀ ਕੀਤੀ ਹੋਈ ਹੈ, (ਹੱਥ ਵਿਚ) (ਗਣ ਅਥਵਾ ਹਨੂਮਾਨ) ਛਤਰ ਧਾਰਨ ਕਰ 
ਕੇ (ਅਗੇ) ਕੁਦਦਾ ਫਿਰਦਾ ਹੈ ਅਤੇ ਗਣ ਤਾੜੀਆਂ ਵਜਾ ਵਜਾ ਕੇ ਨਚ ਰਹੇ ਹਨ।੮੬। 

ਸ਼ਸਤ੍ਰਾਂ ਅਤੇ _ਅਤ੍ਰਾਂ ਦੀ _ਛਟਾ _ਝਿਲਮਿਲ _ਕਰ ਰਹੀ ਹੈ ਅਤੇ ਅਪਾਰ _ਡੌਰੂ _ਵਜ 
ਰਹੇ _ਹਨ। ਭੂਤ ਅਤੇ ਪ੍ਰੇਤ _ਅਨੇਕ ਤਰ੍ਹਾਂ _ਨਾਲ _ਨਚ _ਰਹੇ _ਹਨ _ਅਤੇ _ਬੈਤਾਲ _ਡਕਾਰਦੇ 
ਫਿਰਦੇ _ਹਨ। _ਕਾਕਣੀਆਂ _ਕੂਕਦੀਆਂ ਫਿਰਦੀਆਂ _ਹਨ _ਅਤੇ _ਕਠਿਨ _ਮਸਾਣ _(ਭੂਤਨੇ) _ਕੂਕਦੇ 
ਅਤੇ _ਹਸਦੇ ਫਿਰਦੇ _ਹਨ। ਆਕਾਸ਼ _ਵਿਚ _ਘਣੇ _ਬਦਲਾਂ _ਅੰਦਰ _ਬਿਜਲੀ ਚਮਕ _ਰਹੀ ਹੈ। 
ਰਿਸ਼ੀ ਲੋਕ (ਡਰ ਦੇ ਮਾਰੇ) ਦਹਿਲ ਗਏ ਹਨ ਅਤੇ _ਬਿਮਾਨਾਂ ਵਿਚ (ਬੈਠੇ ਹੋਏ) ਡਰਦੇ 
ਆਕਾਸ਼ _ਵਿਚ ਘੁੰਮ ਰਹੇ _ਹਨ।੮੭। 
ਦੋਫੀ ਨੋ ਹਾ #/ 
ਡਾਰੰਗ/ _/ਲਸ਼ਨਦ/ _ਤੌਗੀ_/ਕੇਘਾ ਨਾਲ 

ਹੇ ਸਿਆਣੇ ਪੁੱਤਰ! ਕੁਝ _ਵਰ ਮੰਗੋ। ਅਸੀਂ ਜਾਣ ਲਿਆ ਹੈ ਕਿ ਭੂਤ ਕਾਲ ਅਤੇ 
ਭਵਿਖਤ ਕਾਲ _ਵਿਚ _ਤੇਰੇ ਵਰਗਾ _ਕੋਈ ਸਾਧੂ _ਚਰਿਤੂ _ਵਾਲਾ ਨਹੀਂ _ਹੋਇਆ। _ਜੋ ਵਰਦਾਨ 
ਚਾਹੋ, ਮੰਗ ਲਵੋ, ਅਸੀਂ ਤੈਨੂੰ ਸਭ _ਕੁਝ ਦੇਣ ਲਈ ਤਿਆਰ ਹਾਂ। ਸੋਨਾ, ਹੀਰੇ, ਜਵਾਹਰਾਤ, 
ਮੋਤੀ _ਆਦਿ _ਸਾਰੀਆਂ _(ਵਸਤੂਆਂ) ਮਨ _ਭਰ ਕੇ ਲੈ _ਲਵੋ।੮੮। 
ਘਾਰਸ਼ ਨਾ ਨੰ _/ਕਹ£? 
/ਕਸ਼ਨਪਟ/ _ਸਾਰੰਨ 


(ਮੈਨੂੰ _ਵਰ ਦਿਓ ਕਿ) ਸਾਰੀ ਵੇਦ ਵਿਦਿਆ ਨੂੰ ਪੜ੍ਹ ਲਵਾਂ ਅਤੇ _ਸਭ ਤਰ੍ਹਾਂ ਦੇ 
ਸ਼ਸਤ੍ਰਾਂ ਨੂੰ ਚਲਾ _ਲਵਾਂ। ਸਾਰੇ ਹੀ ਦੇਸ਼ਾਂ (ਨੂੰ ਜਿਤ ਕੇ ਆਪਣੇ) ਅਧੀਨ _ਕਰ ਲਵਾਂ ਅਤੇ 
(ਆਪਣੀ) _ਮਰਜ਼ੀ ਅਨੁਸਾਰ _ਸ਼ਾਸਨ _ਕਰਾਂ। _'ਤਥਾਸਤੁ` (ਇੰਜ ਹੀ ਹੋਵੇਗਾ) ਕਹਿ ਕੇ ਅਤੇ 


ਉਸ ਨੂੰ ਬਹੁਤ ਵੱਡਾ ਵਰ ਦੇ ਕੇ ਚੰਡੀ ਲੋਪ ਹੋ ਗਈ। ਆਪਣੇ ਸਿੰਘ ਉਤੇ ਸਵਾਰ ਹੋਂ 


ਕੇ (ਦੇਵੀ) ਉਥੋਂ _ਅੰਤਰ _ਧਿਆਨ _ਹੋ__ਗਈ।੮੯। 
/ਠੈਸ਼ਨਪਦ/ _ਨਈਗੰ/ ਤੇਲੀ ਕਪ ਨਾਲ 


ਪਸਰ 
ਕਿ ਇਸ ਤਰ੍ਹਾਂ ਰਾਜਾ (ਪਹਿਲਾਂ) ਕਦੇ ਵੀ ਨਹੀਂ ਵੇਖਿਆ ਹੈ, ਜਿਸ ਤਰ੍ਹਾਂ ਅਜ ਦਿਸ ਰਿਹਾ 
ਹੈ। ਆਕਾਸ਼ ਦੀਆਂ ਇਸਤਰੀਆਂ _(ਅਪੌਛਰਾਵਾਂ) ਹੈਰਾਨ ਹੋ __ਰਹੀਆਂ 

ਉਡਗਣ _ਵੀ ਅਸਚਰਜ _ਵਿਚ _ਪੈ ਗਏ _ਹਨ। ਦੇਵਤਿਆਂ ਨੇ _ਸਦਾ ਤਾਜ਼ਾ _ਰਹਿਣ ਵਾਲੇ 


੩00 


ਸੀ _ਦਸਮ-ਗ੍ੰਥ _ਸਾਹਿਬ 


ਝਿਮਝਿਮ ਮੇਘ ਬੂੰਦ ਜ੍ਯੋਂ _ਦੇਵਨ ਅਮਰ _ਪੁਹਪ _ਬਰਖਾਏ। 
ਜਾਨੁਕ ਜੁਬਨ ਖਾਨ _ਹੁਐ _ਨਿਕਸੇ ਰੂਪ ਸਿੰਧ _ਅਨੁਵਾਏ। 


ਜਾਨੁਕ ਧਾਰਿ ਨਿਡਰ _ਬਸੁਧਾ ਪਰ ਕਾਮ _ਕਲੇਵਰ ਆਏ। ੯0। 


/ਝਸ਼ਨਘ/ੰਦ/ _ਸ਼ਾਰੱਗ/ _ਤੂਪੁਸ਼ਟਟ 


ਭੂਪਤਿ ਪਰਮ _ਗ੍ਯਾਨ ਜਬ _ਪਾਯੋ। 


ਮਨ ਬਚ ਕਰਮ _ਕਠਨ ਕਰ ਤਾ ਕੋ ਜੌ ਕਰਿ ਧ੍ਯਾਨ ਲਗਾਯੋ। 
ਕਰਿ ਬਹੁ ਨ੍ਯਾਸ _ਕਠਨ ਜਪੁ _ਸਾਧ੍ਯੋ _ਦਰਸਨਿ _ਦੀਯੋ __ਭਵਾਨੀ। 
ਤਤਛਿਨ ਪਰਮ _ਗ੍ਯਾਨ _ਉਪਦੇਸ੍ਯੋ ਲੋਕ ਚਤੁਰ ਦਸ _ਰਾਨੀ। 
ਤਿਹ ਛਿਨ ਸਰਬ ਸਾਸਤ ਮੁਖ _ਉਚਰੇ ਤਤ _ਅਤਤ _ਪਛਾਨਾ। 


ਅਵਰ _ਅਤਤ ਸਬੈ _ਕਰ ਜਾਨੇ ਏਕ _ਤਤ _ਠਹਰਾਨਾ। 
ਅਨਭਵ ਜੋਤਿ ਅਨੂਪ ਪ੍ਰਕਾਸੀ ਅਨਹਦ ਨਾਦ _ਬਜਾਯੋ। 


ਦੇਸ ਬਿਦੇਸ ਜੀਤਿ ਰਾਜਨ ਕਹੁ _ਸੁਭਟ ਅਭੈ ਪਦ ਪਾਯੋ। _੯੧। 


/ਨਠਸ਼ਨਪਟ/ ਪਰਲ 


ਐਸੇ _ਅਮਰਪਦ ਕਹੁ __ਪਾਇ। 
ਦੇਸ ਅਉਰ ਬਿਦੇਸ ਭੂਪਤਿ ਜੀਤਿ ਲੀਨ _ਬੁਲਾਇ। 
ਭਾਤਿ ਭਾਤਿ ਭਰੇ ਗੁਮਾਨ ਨਿਸਾਨ ਸਰਬ _ਬਜਾਇ। 


/ਝੈਸ਼ਨਪਦ/ _ਕਾਛੀ/ ਤੂਪੁਸ਼/ਦ 
ਦਾਨ ਦੈ _ਸਨਮਾਨ। 

ਬਿਮੋਹਿ ਭੂਪਤਿ ਭੂਪ _ਬੁਧ _ਨਿਧਾਨ। 
ਸਾਜ ਦੈ ਬਰ ਬਾਜ ਅਉ ਗਜਰਾਜ। 


11੩੩ 
ਹੂ 
ਨ 
ਗੰ 
੍ 


ਚ 
ਕੰ 
ਬੂ 
ਰਿ 

ਗੋ 
॥ 


44 
ਕੀ 
ਕੂ 


ਤੇ ਗੇ ਕੈ ਸਰ ਕੇ ਹੋਂ ੈ 3 
੨ & 


ਹ੍ਹੰ 
ਰਤ 
ਰੋ ਤੂ 
ਗੰ 
੍ਹ 


ਰੁਦੂ ਅਵਤਾਰ ੩0੧ 


ਫੁਲਾਂ (ਅਮਰ _ਪੁਹਪ”) ਦੀ ਮੀਂਹ ਦੀਆਂ ਕਣੀਆਂ ਵਾਂਗ _ਝਿਮ _ਝਿਮ _ਕਰਦੀ ਬਰਖਾ ਕੀਤੀ 
ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਪਾਰਸ ਨਾਥ) ਰੂਪ ਦੇ ਸਮੁੰਦਰ ਵਿਚੋਂ ਇਸ਼ਨਾਨ ਕਰ 
ਕੇ ਜੋਬਨ ਦੀ ਖਾਣ ਹੋ ਕੇ ਨਿਕਲਿਆ ਹੋਵੇ। (ਜਾਂ ਇੰਜ ਕਹੋ) ਮਾਨੋ _ਕਾਮਦੇਵ ਨਿਡਰ 
ਹੋਕੇ ਧਰਤੀ ਉਤੇ ਸ਼ਰੀਰ _ਧਾਰਨ _ਕਰ _ਕੇ ਆਇਆ ਹੋਵੇ।੯0। 
/ਨੈਸ਼ਨਪਦ/ _ਸਾਰੰਨ/ ਤੰਗੀ ਮਰਾ ਨਾਲ 

ਜਦ ਰਾਜਾ (ਪਾਰਸ ਨਾਥ) ਨੇ ਪਰਮ ਗਿਆਨ ਪ੍ਰਾਪਤ ਕਰ ਲਿਆ। ਮਨ, ਬਾਣੀ ਅਤੇ 
ਕਰਮ ਕਰ ਕੇ (ਜਿਸ ਨੂੰ ਪ੍ਰਾਪਤ ਕਰਨਾ) ਕਠਿਨ ਸੀ, ਜਦ ਉਸ ਦਾ ਧਿਆਨ ਲਗਾਇਆ 
ਅਤੇ ਬਹੁਤ ਤਰ੍ਹਾਂ ਨਾਲ ਯੋਗ ਅਭਿਆਸ ਅਤੇ ਜਪ ਸਾਧਨਾ ਕੀਤੀ (ਤਦ) ਭਵਾਨੀ ਨੇ ਦਰਸ਼ਨ 
ਦਿੱਤਾ ਅਤੇ ਤੁਰਤ ਚੌਦਾਂ ਲੋਕਾਂ ਦੀ ਰਾਣੀ (ਭਵਾਨੀ) ਨੇ ਪਰਮ ਗਿਆਨ ਦਾ ਉਪਦੇਸ਼ ਦਿੱਤਾ। 
ਉਸੇ ਵੇਲੇ (ਰਾਜੇ ਨੇ) ਸਾਰੇ ਸ਼ਾਸਤ੍ਰਾਂ ਨੂੰ ਮੁਖ ਤੋਂ ਉਚਾਰਿਆ ਅਤੇ ਤੱਤ ਅਤੇ ਅਤੱਤ ਦੀ ਪਛਾਣ 
ਕੀਤੀ। ਹੋਰ ਸਭ ਕੁਝ ਨੂੰ ਅਤੱਤ ਕਰ ਕੇ ਜਾਣਿਆ ਅਤੇ ਇਕੋ (ਪਰਮ ਸੱਤਾ) ਨੂੰ ਤੱਤ ਕਰ ਕੇ 
ਨਿਸਚੈ ਕੀਤਾ। (ਉਸ) ਸੁਤਹ ਗਿਆਨ ਵਾਲੀ ਅਨੂਪਮ ਜੋਤਿ ਦਾ (ਹਰ ਪਾਸੇ) ਪ੍ਰਕਾਸ਼ 
(ਪਸਰਿਆ ਹੋਇਆ ਹੈ ਅਤੇ ਉਸੇ ਨੇ) ਅਨਹਦ ਸ਼ਬਦ ਵਜਾਇਆ ਹੈ। ਬਲਵਾਨ (ਰਾਜੇ ਨੇ) 
ਦੇਸ ਵਿਦੇਸ਼ ਦੇ ਰਾਜਿਆਂ ਨੂੰ ਜਿਤ ਕੇ 'ਅਭੈ-ਪਦ” ਪ੍ਰਾਪਤ ਕੀਤਾ ਹੈ।੯੧। 


/ਠਸ਼ਨਪਟ/ ਪਰਲ 


ਇਸ ਤਰ੍ਹਾਂ ਅਮਰ-ਪਦ ਨੂੰ ਪ੍ਰਾਪਤ _ਕਰ _ਲਿਆ ਹੈ। ਦੇਸਾਂ ਅਤੇ ਵਿਦੇਸਾਂ ਦੇ 
ਰਾਜਿਆਂ ਨੂੰ ਜਿਤ ਕੇ (ਆਪਣੇ ਪਾਸ) ਬੁਲਾ ਲਿਆ ਹੈ। _(ਉਹ ਸਾਰੇ ਰਾਜੇ) ਭਾਂਤ _ਭਾਂਤ 
ਦੇ ਗੁਮਾਨ ਦੇ ਭਰੇ ਹੋਏ ਹਨ ਅਤੇ ਸਾਰੇ ਧੌਂਸੇ ਵਜਾਉਂਦੇ _ਹਨ। ਚਿਤ ਵਿਚ ਉਤਸਾਹ 
ਵਧਾ ਕੇ ਸੈਨਾਪਤੀ ਚਾਉ ਨਾਲ ਭਰੇ ਹੋਏ ਚਲੇ ਹਨ। ਸਾਰੇ ਆ ਆ ਕੇ ਰਾਜੇ ਨੂੰ 
ਨਮਸਕਾਰ _ਕਰ ਕੇ (ਉਸ ਦੇ) ਚਰਨੀ ਲਗੇ _ਹਨ। (ਸਭ _ਨੂੰ ਰਾਜੇ ਨੇ) ਸਹਿਜ ਸੁਭਾਵਿਕ 
ਆਉ ਆਉ ਕਹਿ ਕੇ ਗਲ ਨਾਲ ਲਗਾ ਲਿਆ ਹੈ। (ਸਭ ਨੂੰ) ਹੀਰੇ, ਬਸਤ੍ਰ, ਘੋੜੇ 
ਅਤੇ ਹਾਥੀ ਦਿੱਤੇ ਅਤੇ (ਸਿਰੋਪਾਓ) _ਪਹਿਨਾਏ। ਸਾਧੂ ਪੁਰਸ਼ਾਂ ਨੂੰ ਦਾਨ ਦੇ ਕੇ ਅਤੇ 


ਸਨਮਾਨ ਕਰ ਕੇ ਉਨ੍ਹਾਂ ਦਾ ਚਿਤ ਚੁਰਾ ਲਿਆ।੯੨। 
/ਠੈਸ਼ਨਪਦ/ _ਕਾਛੀ/ ਤੰਗੀ /ਨਰ੍‌ਧਾ ਨਾਲ 


ਇਸ ਤਰ੍ਹਾਂ ਦਾਨ ਦੇ ਕੇ ਅਤੇ ਸਨਮਾਨ ਕਰ ਕੇ ਬੁੱਧੀ ਦੇ ਖੁਜ਼ਾਨੇ ਰਾਜਾ (ਪਾਰਸ 
ਨਾਥ) ਨੇ (ਸਾਰਿਆਂ) ਰਾਜਿਆਂ ਨੂੰ ਤਰ੍ਹਾਂ ਤਰ੍ਹਾਂ ਨਾਲ ਮੋਹ ਲਿਆ ਹੈ। ਭਾਂਤ ਭਾਂਤ ਦੇ ਸਾਜਾਂ 
ਨਾਲ _ਸੌਜੇ _ਘੋੜੇ _ਅਤੇ _ਹਾਥੀ ਦਿੱਤੇ _ਹਨ। ਮਹਾਰਾਜ _ਪਾਰਸ _ਨਾਥ _ਨੇ ਸਾਰਿਆਂ ਰਾਜਿਆਂ 
ਨੂੰ ਆਪਣਾ (ਸੇਵਕ) ਬਣਾ ਲਿਆ ਹੈ। ਲਾਲਾਂ ਦੇ ਜਾਲ, ਪ੍ਰਵਾਲ, ਹੀਰੇ, ਮੋਤੀ ਅਤੇ _ਬਹੁਤ 
ਸਾਰੇ ਬਸਤੁ, ਸੋਨੇ _ਦੇ _ਸਿੰਗਾਂ _ਵਾਲੀਆਂ _ਲਖ-ਲਖ _ ਗਊਆਂ ਇਕ _ਇਕ _ ਬ੍ਰਾਹਮਣ ਨੂੰ 
ਦਿੱਤੀਆਂ। _ਧਰਤੀ _ਦੇ ਰਾਜਿਆਂ ਨੂੰ ਮੋਹਿਤ ਕਰ ਕੇ, ਧੌਂਸਾ ਵਜਾ ਕੇ ਇਕ _ਯੌਗ _ਕੀਤਾ 
ਜਿਸ _ਵਿਚ ਭਾਂਤ ਭਾਂਤ ਦੀਆਂ ਸਭਾਵਾਂ _ਬਣਾ _ਕੇ _ਰਾਜੇ ਆ ਕੇ ਬੈਠੇ _ਹਨ। _੯੩। 

ਇਕ ਦਿਨ (ਰਾਜਾ) ਸਭਾ ਬਣਾ ਕੇ ਬੈਠਾ ਹੋਇਆ ਸੀ। ਧਰਤੀ ਦੇ ਵੱਡੇ ਵੱਡੇ ਰਾਜਿਆਂ 
ਨੂੰ ਕੋਲ ਬੁਲਾ ਲਿਆ। ਅਤੇ ਦੇਸਾਂ ਦੇਸਾਂ ਦੇ ਜੋ ਮਤਾਂ (ਧਰਮਾਂ) ਵਾਲੇ ਸਨ, ਉਨ੍ਹਾਂ ਨੂੰ ਵੀ ਬੁਲਾ 
ਲਿਆ। ਇਸ ਤਰ੍ਹਾਂ (ਗੱਲ) ਸੁਣ ਕੇ ਦੇਸਾਂ ਦੇਸਾਂ ਤੋ ਸਾਰੇ ਜਟਾਧਾਰੀ ਆ ਗਏ, (ਜਿਨ੍ਹਾਂ ਨੇ) 
ਕਈ ਪ੍ਰਕਾਰ ਦੀਆਂ ਜਟਾਂ ਧਾਰਨ ਕੀਤੀਆਂ ਹੋਈਆਂ ਸਨ ਅਤੇ ਮੂੰਹ ਉਤੇ ਵਿਭੂਤੀ ਲਗਾਈ 


੩0੨ 


ਸੀ _ਦਸਮ-ਗ੍ੰਥ _ਸਾਹਿਬ 


ਨਾਨਾ ਭਾਤਿ ਜਟਨ ਕਹ ਧਾਰੇ ਅਰੁ ਮੁਖ ਬਿਭੂਤ _ਲਗਾਏ। 
ਬਲਕੁਲ _ਅੰਗਿ ਦੀਰਘ _ਨਖ _ਸੋਭਤ _ਮ੍ਰਿਗਪਤਿ ਦੇਖ _ਲਜਾਏ। 
ਮੁੰਦੂਤ ਨੇਤ _ਉਊਰਧ ਕਰ _ਓਪਤ _ਪਰਮ _ਕਾਛਨੀ ਕਾਛੇ। 
ਨਿਸ ਦਿਨ ਜਪ੍ਯੋ ਕਰਤ _ਦਤਾਤ੍ਰੈ ਮਹਾ _ਮੁਨੀਸਰ ਆਛੇ। ੯੪। 
ਆਾਰਸ਼ਨਾਕ ਲਾ 
ਧਨਾਸ਼ਰ?/ ਤੂਪੁਸ਼੭ਦ 

ਕੈ ਤੁਮ ਹਮ ਕੋ ਪਰਚੌ ਦਿਖਾਓ। 
ਨਾਤਰ ਜਿਤੇ ਤੁਮ ਹੋ ਜਟਧਾਰੀ ਸਬਹੀ ਜਟਾ ਮੁੰਡਾਓ। 
ਜੋਗੀ ਜੋਗੁ ਜਟਨ ਕੇ ਭੀਤਰ ਜੇ ਕਰ _ਕਛੂਅਕ ਹੋਈ। 
ਤਉ ਹਰਿ ਧ੍ਯਾਨ ਛੋਰਿ ਦਰ ਦਰ ਤੇ ਭੀਖ ਨ ਮਾਂਗੈ ਕੋਈ। 
ਜੇ ਕਰ ਮਹਾ ਤਤ ਕਹੁ ਚੀਨੈ ਪਰਮ ਤਤ ਕਹੁ _ਪਾਵੈ। 
ਤਬ ਯਹ ਮੋਨ ਸਾਧਿ ਮਨਿ ਬੈਠੇ ਅਨਤ ਨ ਖੋਜਨ ਧਾਵੈ। 
ਜਾਕੀ ਰੂਪ _ਰੇਖ ਨਹੀ ਜਾਨੀਐ _ਸਦਾ ਅਦ੍ੈਖ _ਕਹਾਯੋ। 
ਜਉਨ ਅਭੇਖ ਰੇਖ ਨਹੀ ਸੋ ਕਹੁ ਭੇਖ ਬਿਖੈ ਕਿਉ ਆਯੋ। ੯੫। 

/ਝਸ਼ਨਘਟ/ _ਸਾਰੱਗਾ/ _ਤੂਪੁਸ਼ਟਦ 
ਜੇ ਜੇ ਤਿਨ ਮੈ ਹੁਤੇ ਸਯਾਨੇ। 
ਪਾਰਸ ਪਰਮ ਤਤ ਕੇ _ਬੇਤਾ ਮਹਾ ਪਰਮ ਕਰ ਮਾਨੇ। 
ਸਬਹਨਿ ਸੀਸ ਨ੍ਯਾਇ ਕਰਿ ਜੋਰੇ ਇਹ ਬਿਧਿ ਸੈਗਿ ਬਖਾਨੇ। 
ਜੋ ਜੋ ਗੁਰੂ ਕਹਾ ਸੋ ਕੀਨਾ ਅਉਰ ਹਮ ਕਛੂ ਨ ਜਾਨੇ। 
ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ _ਬਖਾਨੇ। 
ਸੋ ਹਮ ਦਤ ਬਕਤ੍ਰ ਤੇ ਸੁਨ ਕਰਿ ਸਾਚ ਹੀਐ ਅਨੁਮਾਨੇ। 
ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾ ਰਸਨ ਰਸ _ਸਾਨੇ। 
ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਬ ਹਮ ਮਾਨੇ। ੯੬। 


/ਕਸ਼ਨਘਦ/ _ਸੱਗੱਨ 
ਜੋਗੀ ਜੋਗੁ ਜਟਨ ਮੋ _ਨਾਹੀ। 
ਭੂਮ ਭੂਮ ਮਰਤ ਕਹਾ ਪਚਿ ਪਚਿ ਕਹਿ ਦੇਖਿ ਸਮਝ ਮਨ ਮਾਹੀ। 
ਜੋ ਜਨ ਮਹਾ ਤਤ ਕਹੁ ਜਾਨੈ ਪਰਮ _ਗ੍ਯਾਨ ਕਹੁ ਪਾਵੈ। 
ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭੁਮਤ ਨ ਧਾਵੈ। 
ਕਹਾ ਭਯੋ ਗ੍ਰਿਹ ਤਜਿ ਉਠਿ ਭਾਗੇ ਬਨ ਮੈ ਕੀਨ ਨਿਵਾਸਾ। 
ਮਨ ਤੋ ਰਹਾ ਸਦਾ ਘਰ ਹੀ ਮੋ ਸੋ ਨਹੀ ਭਯੋ ਉਦਾਸਾ। 
ਅਧਿਕ ਪ੍ਰਪੰਚ ਦਿਖਾਇਆ _ਠਗਾ ਜਗ ਜਾਨਿ _ਜੋਗ ਕੋ ਜੋਰਾ। 
ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ _ਤੁਮੈ ਨ ਛੋਰਾ। ੯੭। 


ਰੁਦੂ ਅਵਤਾਰ ੩0੩ 


ਹੋਈ ਸੀ। ਬ੍ਰਿਛਾਂ ਦੀਆਂ ਛਿਲਾਂ ਅਤੇ ਪੱਤਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਸਨ ਅਤੇ ਨਾਖੁਨ 
ਇਤਨੇ ਵਧਾਏ ਹੋਏ ਸਨ ਕਿ (ਉਨ੍ਹਾਂ ਨੂੰ) ਵੇਖ ਕੇ ਸ਼ੇਰ ਵੀ ਲਜਾਉਂਦਾ ਸੀ। ਅੱਖਾਂ ਮੀਟੀਆਂ 
ਹੋਈਆਂ ਸਨ, ਹੱਥ ਉੱਚੇ ਕਰ ਕੇ ਖੜੋਤੇ ਸਨ ਅਤੇ ਸੁੰਦਰ ਲੈਗੋਟ ਧਾਰੇ ਹੋਏ ਸਨ। (ਉਹ) ਮਹਾ 
ਮੁਨੀਸਰ ਸ੍ਰੇਸ਼ਠ ਦੱਤਾੜ੍ਰੋ ਨੂੰ ਰਾਤ ਦਿਨ ਜਪਿਆ ਕਰਦੇ ਸਨ।੯੪। 
ਆਾਰਸ਼ ਨਾਥ ਨੰ _/ਕਹ£? 
ਧਨਾਲਸ਼ਨ/ _ਤੋਗੀੰ /ਨੈਘਾ ਨਾਲ 

ਜਾਂ ਤਾਂ ਤੁਸੀ' ਮੈਨੂੰ ਕੋਈ ਪਰਿਚਯਾਤਮਕ ਕੌਤਕ (ਕਰਾਮਾਤ) ਵਿਖਾਓ। ਨਹੀ' ਤਾਂ 
ਤੁਸੀਂ ਜਿਤਨੇ ਜਟਾਧਾਰੀ ਹੋ, ਸਾਰੇ ਹੀ _ਜਟਾਂ ਮੁੰਨਵਾ ਦਿਓ। ਹੇ ਜੋਗੀਓ! ਜੇ ਜਟਾਂ ਵਿਚ ਕੁਝ ਕੁ 
ਵੀ ਜੋਗ ਹੋਵੇ ਤਾਂ ਹਰਿ ਦਾ ਧਿਆਨ ਛਡ ਕੇ ਕੋਈ ਵੀ ਦਰ ਦਰ ਉਤੇ ਭਿਖਿਆ ਨ ਮੰਗਦਾ। 
ਜੇ ਕਰ ਕੋਈ ਮਹਾ ਤੱਤ ਨੂੰ ਪਛਾਣ ਲਵੇ, ਤਾਂ ਉਹ ਪਰਮ ਤੱਤ ਨੂੰ ਪ੍ਰਾਪਤ ਕਰ ਲਵੇਗਾ। ਤਦ 
ਇਹ ਮਨ ਚੁਪ ਸਾਧ ਕੇ ਬੈਠਾ ਰਹੇਗਾ ਅਤੇ ਕਿਤੇ ਹੋਰ ਖੋਜਣ ਨਹੀਂ ਜਾਵੇਗਾ। ਜਿਸ ਦੀ ਕੋਈ 
ਰੂਪ-ਰੇਖਾ ਨਹੀਂ ਜਾਣੀ ਜਾਂਦੀ ਅਤੇ ਜੋ ਸਦਾ ਅਦੈੈਸ਼ ਅਖਵਾਉਂਦਾ ਹੈ, ਜਿਸ ਅਭੇਖ ਦੀ ਕੋਈ 
ਰੇਖਾ ਨਹੀਂ ਹੈ, ਦਸੋ (ਭਲਾ) ਉਹ ਭੇਖ ਵਿਚ ਕਿਸ ਤਰ੍ਹਾਂ ਆ ਸਕਦਾ ਹੈ।੯੫। 
/ਠੈਸ਼ਨਘਦ/ ਨਾਰੰਨ/ ਤੰਗੀ _/ਨੈਪਾ ਨਾਲ 


/ਠਸ਼ਨਘਦ/ ਸੱਗ/ਨ 


ਹੇ ਜੋਗੀ! ਜੋਗ ਜਟਾਂ ਵਿਚ ਨਹੀਂ _ਹੈ। ਭੋਂ ਭੌਂ ਕੇ ਅਤੇ ਪਚ ਪਚ ਕੇ ਕਿਸ ਲਈ 
ਮਰ ਰਹੇ _ਹੋ। ਮਨ ਵਿਚ ਸਮਝ ਕੇ ਵੇਖੋ। ਜੋ ਵਿਅਕਤੀ ਮਹਾ ਤੱਤ ਨੂੰ ਜਾਣਦਾ ਹੈ, ਉਹ 
ਪਰਮ _ਗਿਆਨ ਨੂੰ ਪ੍ਰਾਪਤ ਕਰਦਾ ਹੈ। ਤਦ ਉਹ ਇਕ _ਸਥਾਨ ਉਤੇ ਮਨ ਨੂੰ ਟਿਕਾ ਲੈਂਦਾ 
ਹੈ ਅਤੇ ਦਰ _ਦਰ _ਭਰਮਦਾ ਫਿਰਦਾ ਨਹੀਂ ਹੈ। ਕੀ ਹੋਇਆ ਜੇ ਘਰ ਛਡ ਕੇ (ਬਾਹਰ 
ਨੂੰ) ਭਜ ਗਿਆ ਹੈ ਅਤੇ ਬਨ ਵਿਚ ਨਿਵਾਸ ਕੀਤਾ ਹੈ। (ਉਸ ਦਾ) ਮਨ ਤਾਂ ਸਦਾ ਘਰ 
ਵਿਚ ਹੀ ਰਿਹਾ ਹੈ, ਉਹ ਤਾਂ ਉਦਾਸ ਨਹੀਂ ਹੋਇਆ। ਬਹੁਤ ਪਰਪੰਚ _ਵਿਖਾ _ਕੇ _ਜਗਤ 
ਨੂੰ ਠਗ ਲਿਆ ਹੈ (ਅਤੇ ਇਸ ਨੂੰ) ਜੋਗ ਦੀ ਸ਼ਕਤੀ ਜਾਣ ਲਿਆ ਹੈ। ਤੁਸੀਂ ਦਿਲ ਵਿਚ 
ਜਾਣ _ਲਿਆ ਕਿ ਅਸੀਂ ਮਾਯਾ _ਛਡ ਦਿੱਤੀ ਹੈ, _ਪਰ _ ਮਾਯਾ _ਨੇ _ਤਾਂ ਤੁਹਾਨੂੰ ਨਹੀਂ 


ਛਗਡਿਆ।੯੭। 


੩0੪ 


ਸੀ _ਦਸਮ-ਗ੍ੰਥ _ਸਾਹਿਬ 


/ਠਸ਼ਨਘਦ/ ਸੱਗ/ਨ 


ਭੇਖੀ ਜੋਗ ਨ ਭੇਖ ਦਿਖਾਏ। 

ਨਾਹਨ _ਜਟਾ ਬਿਭੂਤ _ਨਖਨ ਮੈ _ਨਾਹਿਨ ਬਸਤ੍ਰ _ਰੋਗਾਏ। 

ਜੋ ਬਨਿ ਬਸੈ ਜੋਗ ਕਹੁ ਪਈਐ ਪੰਛੀ ਸਦਾ ਬਸਤ _ਬਨਿ। 
ਕੁੰਚਰ ਸਦਾ ਧੂਰਿ ਸਿਰਿ ਮੇਲਤ ਦੇਖਹੁ ਸਮਝ ਤੁਮ ਹੀ ਮਨਿ। 
ਦਾਦੁਰ ਮੀਨ ਸਦਾ ਤੀਰਥ ਮੋ _ਕਰ੍ਯੋ ਕਰਤ _ਇਸਨਾਨਾ। 
ਧ੍ਯਾਨ _ਬਿੜਾਲ _ਬਕੀ ਬਕ _ਲਾਵਤ _ਤਿਨ ਕਿਆ ਜੋਗੁ _ਪਛਾਨਾ। 
ਜੈਸੇ ਕਸਟ _ਠਗਨ ਕਰ _ਠਾਟਤ ਐਸੇ ਹਰਿ ਹਿਤ ਕੀਜੈ। 

ਤਬ ਹੀ ਮਹਾ ਗ੍ਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ। ੯੮। 


/ਠਸ਼ਨਪਦ/ ਸਾਰਗ 


ਸੁਨਿ ਸੁਨਿ ਐਸੇ ਬਚਨ _ਸਿਯਾਨੇ। 

ਉਠਿ ਉਠਿ ਮਹਾ ਬੀਰ ਪਾਰਸ ਕੇ ਪਾਇਨ ਸੋ ਲਪਟਾਨੇ। 

ਜੇ ਜੇ ਹੁਤੇ ਮੂੜ ਅਗਿਆਨੀ ਤਿਨ ਤਿਨ ਬੈਨ ਨ ਮਾਨੇ। 

ਉਠਿ ਉਠਿ ਲਗੇ ਕਰਨ _ਬਕਬਾਦਹ ਮੂਰਖ ਮੁਗਧ _ਇਆਨੇ। 
ਉਠਿ ਉਠਿ ਭਜੇ ਕਿਤੇ _ਕਾਨਨ ਕੋ _ਕੇਤਕਿ ਜਲਹਿ _ਸਮਾਨੇ। 


ਕੇਤਕ _ਆਨਿ _ਆਨਿ _ਸਨਮੁਖਿ ਭਏ ਕੇਤਕ ਛੋਰਿ _ਪਰਾਨੇ। 
ਕੇਤਕ _ਜੂਝਿ _ਸੋਭੇ ਰਣ ਮੰਡਲ ਬਾਸਵ ਲੋਕਿ ਸਿਧਾਨੇ। ੯੯। 
/ਸ਼ਨਘਦ/ _/ਤਲੰਗ/ ਤੂਪੁਸ਼/ਦ _ਕਥਤਾ 

ਜਬ ਹੀ ਸੰਖ ਸਬਦ _ਘਹਰਾਏ। 

ਜੇ ਜੇ ਹੁਤੇ ਸੂਰ ਜਟਧਾਰੀ ਤਿਨ ਤਿਨ ਤੁਰੰਗ ਨਚਾਏ। 
ਚਕ੍ਰਤ ਭਈ ਗਗਨ _ਕੀ ਤਰੂਨੀ ਦੇਵ ਅਦੇਵ ਤੁਸਾਏ। 
ਨਿਰਖਤ ਭਯੋ ਸੂਰ ਰਥ _ਥੰਭਤ ਨੈਨ ਨਿਮੇਖ ਨ ਲਾਏ। 
ਸਸਤੁ _ਅਸਤੂ _ਨਾਨਾ ਬਿਧਿ ਛਡੇ ਬਾਣ ਪ੍ਰਯੋਘ _ਚਲਾਏ। 
ਮਾਨਹੁ ਮਾਹ ਮੇਘ _ਬੂਦਨ ਜ੍ਯੋਂ_ਬਾਣ ਬ੍ਯੂਹ _ਬਰਸਾਏ। 
ਚਟਪਟ ਚਰਮ _ਬਰਮ _ਪਰ _ਚਟਕੇ _ਦਾਝਤ _ਤ੍ਰਿਣਾ ਲਜਾਏ। 
ਸ੍ੋਣਤ ਭਰੇ ਬਸਤ੍ਰ _ਸੋਭਿਤ ਜਨੁ _ਚਾਚਰ _ਖੇਲਿ _ਸਿਧਾਏ। ੧00। 


/ਕਸ਼ਨਘਦ/ /ਕਦਾਰਾ 


/ਠਸ਼ਨਘਦ/ ਸੱਗ/ਨ 


ਹੇ ਭੇਖ ਧਾਰਨ ਕਰਨ ਵਾਲੇ! ਜੋਗ ਭੇਖ _ਦਿਖਾਣ ਵਿਚ ਨਹੀਂ _ਹੈ। ਨ ਜਟਾਂ ਵਿਚ, 
ਨ ਵਿਭੂਤੀ ਵਿਚ, ਨ ਨੌਹਾਂ ਵਿਚ ਅਤੇ ਨ ਹੀ ਬਸਤ੍ਰ ਰੰਗਾਉਣ ਵਿਚ ਹੈ। ਜੇ ਬਨ ਵਿਚ 
ਵਸਣ ਨਾਲ ਜੋਗ ਦੀ ਪ੍ਰਾਪਤੀ ਹੁੰਦੀ ਹੋਵੇ, ਤਾਂ ਪੰਛੀ ਸਦਾ ਬਨ ਵਿਚ _ਹੀ ਵਸਦੇ _ਹਨ। 
(ਜੇ _ਸਿਰ _ਵਿਚ _ਵਿਭੂਤੀ _ਲਗਾਣ _ਨਾਲ _ਜੋਗ ਪ੍ਰਾਪਤ ਹੁੰਦਾ ਹੋਵੇ ਤਾਂ) ਹਾਥੀ ਸਦਾ ਹੀ 
ਸਿਰ ਵਿਚ _ਮਿੱਟੀ ਪਾਉਂਦਾ ਹੈ, ਤੁਸੀਂ (ਆਪਣੇ) ਮਨ ਵਿਚ ਇਸ ਗੱਲ ਨੂੰ ਸਮਝੋ। (ਜੇ 
ਤੀਰਥਾਂ _ਵਿਚ ਇਸ਼ਨਾਨ _ਕਰਨ _ਤੇ ਜੋਗ _ਪਾਈਦਾ _ਹੈ ਤਾਂ) ਡੱਡੂ _ਅਤੇ _ਮੱਛਲੀਆਂ _ਸਦਾ 
ਤੀਰਥਾਂ ਵਿਚ _ਹੀ ਇਸ਼ਨਾਨ _ਕਰਦੀਆਂ __ਹਨ। _(ਜੇ ਧਿਆਨ _ਲਗਾਣ _ਨਾਲ _ਜੋਗ _ ਮਿਲਦਾ 
ਹੋਵੇ ਤਾਂ) _ਬਿਲਾ, _ਬਗਲਾ ਅਤੇ _ਬਗਲੀ ਧਿਆਨ ਲਗਾਈ ਰਖਦੇ ਹਨ, ਕੀ ਉਨ੍ਹਾਂ ਨੇ 


/ਕਸ਼ਨਪਟ/ ਸਾਰੰਗ 

ਇਸ ਤਰ੍ਹਾਂ ਦੇ ਸਿਆਣੇ ਬਚਨ ਸੁਣ ਸੁਣ ਕੇ (ਸਾਰੇ) ਮਹਾਬੀਰ ਉਠ ਉਠ 
ਨਾਥ ਦੇ ਪੈਰਾਂ ਨਾਲ _ਲਿਪਟ _ਗਏ। ਜੋ ਜੋ ਮੂਰਖ ਅਗਿਆਨੀ ਸਨ, ਉਨ੍ਹਾਂ ਉਨ੍ਹਾਂ 
ਨ ਮੰਨੇ। _(ਉਹ) ਮੂਰਖ, _ਬੇਅਕਲ _ਅਤੇ _ਇਆਣੇ _ਉਠ _ਉਠ ਕੇ _ਬਕਵਾਦ _ਕਰਨ _ਲਗ 
ਗਏ। _ਕਿਤਨੇ ਹੀ ਉਠ ਉਠ ਕੇ ਬਨ ਨੂੰ ਤੁਰ ਗਏ ਅਤੇ ਕਿਤਨੇ ਵਿਚ ਸਮਾ 
ਗਏ। (ਇਨ੍ਹਾਂ) ਗਰਜਵਿਆਂ ਸ਼ਬਦਾਂ ਨੂੰ ਸੁਣ ਕੇ ਕਈ ਯੁੱਧ ਲਈ ਡਟ _ਗਏ। _ਕਿਤਨੇ ਹੀ 
ਆ ਆ ਕੇ ਸਨਮੁਖ ਹੋਏ ਹਨ ਅਤੇ ਕਿਤਨੇ ਹੀ ਰਣ-ਭੂਮੀ ਛਡ ਕੇ ਭਜ 

ਕੇ 


ਹੀ _ਰਣ-ਭੂਮੀ ਵਿਚ ਯੁੱਧ _ਕਰਦੇ ਹੋਏ ਸ਼ੋਭਾ _ਪਾ 


ਕੇ ਪਾਰਸ 
ਨੇ ਬਚਨ 


/ਠੈਸ਼ਨਪਦ/ _/ਤਲੱਗ/ ਤੰਗੀ _/ਕੈ੍‌ਧਾ ਨਾਲ _ਕ/ਧੰਟਾ _ਹ%ੰ 

ਜਦੋਂ ਹੀ _(ਰਣ-ਭੂਮੀ ਵਿਚ) ਸੰਖਾਂ ਦੇ ਸ਼ਬਦ ਗੂੰਜੇ, (ਉਸ ਵੇਲੇ) ਜੋ ਜੋ _ਜਟਾਧਾਰੀ 
ਸੂਰਮੇ _ਸਨ, ਉਨ੍ਹਾਂ ਉਨ੍ਹਾਂ _ਨੇ _ (ਆਪਣੇ) ਘੋੜੇ _ਨਚਾਏ। _ ਆਕਾਸ਼ _ਦੀਆਂ _ ਇਸਤਰੀਆਂ 
(ਅਪੌਂਛਰਾਵਾਂ) ਹੈਰਾਨ ਹੋ ਗਈਆਂ ਅਤੇ ਦੇਵਤੇ ਤੇ ਦੈਂਤ ਡਰਨ _ਲਗੇ। (ਉਨ੍ਹਾਂ `ਨੂੰ) ਵੇਖਦਿਆਂ 
ਹੀ ਸੂਰਜ _ਦਾ ਰਥ _ਖੜੋਂ ਗਿਆ ਅਤੇ ਅੱਖਾਂ (ਉਧਰ) ਟਿਕ ਗਈਆਂ। _ਅਨੇਕ _ਤਰ੍ਹਾਂ _ਨਾਲ 
ਸ਼ਸਤਰ ਅਤੇ ਅਸਤੁ _ਛਡੇ ਗਏ ਸਨ ਅਤੇ ਬਾਣਾਂ ਦੇ ਥੌਬੇ ਹੀ ਚਲਾ ਦਿੱਤੇ ਗਏ _ਸਨ। (ਇੰਜ 
ਪ੍ਰਤੀਤ ਹੁੰਦਾ ਹੈ) ਮਾਨੋ _ਘਨਘੋਰ _ਬਦਲਾਂ ਵਿਚੋਂ _ਕਣੀਆਂ ਵਾਂਗ _ਬਾਣਾਂ ਦੇ ਝੁੰਡ ਵਰ੍ਹ _ਰਹੇ 
ਹੋਣ। _(ਬਾਣਾਂ ਦੇ ਵਜਣ ਨਾਲ) _ਢਾਲਾਂ ਅਤੇ _ਕਵਚਾਂ ਤੋ _ਝਟਪਟ _ਚਟਕਾਰੇ (ਜਾਂ _ਚਿਣਗਾਂ) 
ਨਿਕਲ _ਰਹੇ__ਸਨ (ਮਾਨੋ) _ਲਜਾ _ਕੇ _ਤਿਨਕਿਆਂ ਵਾਂਗ _ਸੜ ਰਹੇ _ਹੋਣ। _ਲਹੂ _ਨਾਲ _ਲਥ 
ਪਥ ਹੋਏ ਬਸਤ੍ਰ _ਇੰਜ ਸ਼ੋਭ _ਰਹੇ _ਹਨ, ਮਾਨੋ (ਯੋਧੇ) ਹੋਲੀ ਖੇਡ _ਕੇ ਆਏ _ਹੋਣ।੧00। 
/ਡਸ਼ਨਪਦ/ /#ਕਾਟਾਰਾ 

ਇਸ ਤਰ੍ਹਾਂ ਘੋਰ ਯੁੱਧ _ਹੋਇਆ। ਭਾਂਤ _ਭਾਂਤ _ਦੇ ਸੁੰਦਰ, ਨੌਜਵਾਨ ਸੂਰਮੇ _ਧਰਤੀ 
ਉਤੇ _ਡਿਗੇ _ਪਏ _ਸਨ। _ਰਣ-ਭੂਮੀ _ਵਿਚ _ਹਠੀ (ਯੋਧਿਆਂ ਦੀ ਸੈਨਾ) ਕ੍ਰੋਧ ਕਰ ਕਰ ਕੇ 
ਅਸਤ _ਸ਼ਸਤੁ _ਚਲਾਉਂਦਿਆਂ ਘਟ _ਗਈ _ਸੀ। ਢੋਲ ਵਜਾ ਕੇ ਅਤੇ ਲਲਕਾਰਾ _ਮਾਰ _ਕੇ 
ਲੜਦੇ ਹੋਏ ਦੇਵ ਲੋਕ ਨੂੰ ਚਲੇ _ਗਏ _ਸਨ। ਜਿਥੇ ਕਿਥੇ ਯੋਧੇ ਭਜੇ ਜਾ ਰਹੇ ਸਨ ਅਤੇ 
ਹਾਇ ਹਾਇ ਦਾ ਰੌਲਾ ਪਿਆ ਹੋਇਆ ਸੀ। ਹਾਰ ਹਾਰ ਕੇ ਅਧੀਰ ਹੋਏ (ਸੂਰਮੇ) ਰੰਨਵਾਸਾਂ 


੩ 0੬ 


ਸੀ _ਦਸਮ-ਗ੍ਰੰਥ _ਸਾਹਿਬ 


ਪੈਠਿ ਪੈਠਿ ਗਏ ਤ੍ਰੀਆਲੈ ਹਾਰਿ ਹਾਰਿ ਅਧੀਰ। 
ਅਪੁਮਾਨ ਛੁਟੇ ਸਰਾਨ _ਦਿਸਾਨ ਭਯੋ _ਅੰਧਿਆਰ। 
ਟੂਕ ਟੂਕ ਪਰੇ ਜਹਾ ਤਹ ਮਾਰਿ ਮਾਰਿ ਜੁਝਾਰ। ੧0੧। 


/ਠਸ਼ਨਘਟ/ _ਦੰਵਗਾਂਹਾਰਾ 
ਮਾਰੂ ਸਬਦੁ _ਸੁਹਾਵਨ ਬਾਜੈ। 
ਜੇ ਜੇ ਹੁਤੇ ਸੁਭਟ ਰਣਿ ਸੁੰਦਰ ਗਹਿ ਗਹਿ ਆਯੁਦ ਗਾਜੇ। 
ਕਵਚ _ਪਹਰਿ ਪਾਖਰ ਸੋ _ਡਾਰੀ ਅਉਰੈ ਆਯੁਧ ਸਾਜੇ। 
ਭਰੇ ਗੁਮਾਨ ਸੁਭਟ _ਸਿੰਘਨ ਜ੍ਯੋਂ _ਆਹਵ ਭੂਮਿ _ਬਿਰਾਜੇ। 
ਗਹਿ ਗਹਿ ਚਲੇ ਗਦਾ ਗਾਜੀ ਸਬ _ਸੁਭਟ ਅਯੋਧਨ ਕਾਜੇ। 
ਆਹਵ ਭੂਮਿ ਸੂਰ ਅਸ ਸੋਭੇ ਨਿਰਖਿ ਇੰਦੂ ਦੁਤਿ ਲਾਜੇ। 
ਟੂਕ ਟੂਕ ਹੂਐ ਗਿਰੇ ਧਰਣਿ ਪਰ ਆਹਵ ਛੋਰਿ ਨ ਭਾਜੇ। 
ਪਰਾਪਤਿ ਭਏ ਦੇਵ ਮੰਦਰ ਕਹੁ __ਸਸਤ੍ਰਨ _ਸੁਭਟ ਨਿਵਾਜੇ। _੧0੨। 


/ਠਸ਼ਨਪਟ/ _ਕ/ਲਆਨ 

ਦਹਦਿਸ _ਧਾਵ ਭਏ ਜੁਝਾਰੇ। 
ਮੁਦਗਰ _ਗੁਫਨ _ਗੁਰਜ _ਗੋਲਾਲੇ ਪਟਸਿ _ਪਰਘ ਪ੍ਹਾਰੇ। 
ਗਿਰਿ ਗਿਰਿ ਪਰੇ ਸੁਭਟ ਰਨ ਮੰਡਲਿ ਜਾਨੁ ਬਸੰਤ ਖਿਲਾਰੇ। 
ਉਠਿ ਉਠਿ ਭਏ ਜੁਧ ਕਉ ਪ੍ਰਾਪਤਿ ਰੋਹ ਭਰੇ ਰਜਵਾਰੇ। 
ਭਖਿ ਭਖਿ ਬੀਰ ਪੀਸ ਦਾਤਨ ਕਹ ਰਣ ਮੰਡਲੀ ਹਕਾਰੇ। 
ਬਰਛੀ _ਬਾਨ ਕ੍ਰਿਪਾਨ ਗਜਾਇਧੁ _ਅਸਤੂ _ਸਸਤੁ _ਸੰਭਾਰੇ। 
ਭਸਮੀ ਭੂਤ ਭਏ ਗੰਧ੍ਰਬ ਗਣ _ਦਾਝਤ ਦੇਵ ਪੁਕਾਰੇ। 
ਹਮ ਮਤ ਮੰਦ ਚਰਣ ਸਰਣਾਗਤਿ _ਕਾਹਿ ਨ _ਲੇਤ ਉਬਾਰੇ। _੧0੩। 

ਆਰ 
ਦੋਊ ਦਿਸ ਸੁਭਟ ਜਬੈ ਜੁਰਿ ਆਏ। 
ਦੁੰਦਭਿ ਢੋਲ ਮਿਦੰਗ ਬਜਤ ਸੁਨਿ ਸਾਵਨ ਮੇਘ ਲਜਾਏ। 
ਦੇਖਨ ਦੇਵ ਅਦੇਵ ਮਹਾ ਹਵ ਚੜੇ _ਬਿਮਾਨ ਸੁਹਾਏ। 
ਕੰਚਨ ਜਟਤ _ਖਚੇ ਰਤਨਨ _ਲਖਿ ਗੰਧੂਬ _ਨਗਰ _ਰਿਸਾਏ। 
ਕਾਛਿ ਕਛਿ _ਕਾਛ _ਕਛੇ _ਕਛਨੀ ਚੜਿ ਕੋਪ ਭਰੇ ਨਿਜਕਾਏ। 
ਕੋਊ ਕੋਊ ਰਹੇ ਸੁਭਟ ਰਣ ਮੰਡਲਿ ਕੇਈ ਕੇਈ ਛਾਡਿ ਪਰਾਏ। 
ਝਿਮਝਿਮ ਮਹਾ ਮੇਘ ਪਰਲੈ ਜ੍ਯੋਂ _ਬ੍ਰਿੰਦ ਬਿਸਿਖ ਬਰਸਾਏ। 
ਐਸੋ _ਨਿਰਖਿ ਬਡੇ ਕਵਤਕ ਕਹ ਪਾਰਸ ਆਪ _ਸਿਧਾਏ। ੧0੪। 


/ਕੈਸ਼ਨਪਦ/ _ਭੰਰ/ _ਤੂਪੂਸ਼/ਏ 
ਦੈ ਰੇ ਦੈ ਰੇ ਦੀਹ ਦਮਾਮਾ। 
ਕਰਹੌ ਰੁੰਡ ਮੁੰਡ ਬਸੁਧਾ ਪਰ _ਲਖਤ ਸੂਰਗ ਕੀ ਬਾਮਾ। 
ਧੁਕਿ ਧੁਕਿ ਪਰਹਿ _ਧਰਣਿ ਭਾਰੀ ਭਟ ਬੀਰ ਬੈਤਾਲ ਰਜਾਊ। 
ਭੂਤ _ਪਿਸਾਚ _ਡਾਕਣੀ ਜੋਗਣ _ਕਾਕਣ _ਰੁਹਰ _ਪਿਵਾਊ। 


ਰੁਦੂ ਅਵਤਾਰ ੩0੭ 


ਵਿਚ ਵੜੀ ਜਾ ਰਹੇ ਸਨ। ਬੇਅੰਤ ਤੀਰ ਚਲੇ ਸਨ (ਜਿਸ ਕਰ ਕੇ) ਦਿਸ਼ਾਵਾਂ ਵਿਚ ਹਨੇਰਾ 
ਛਾ ਗਿਆ ਸੀ। ਜਿਥੇ ਕਿਥੇ ਯੋਧੇ _ਮਾਰੋਂ ਮਾਰੋ ਕਰਦੇ ਟੁਕੜੇ ਟੁਕੜੇ ਹੋਏ ਪਏ _ਸਨ।੧0੧। 
/ਠਸ਼ਨਘਟ/ _ਦੰਵਗਾਂਧਾਰਾੰ 

ਮਾਰੂ ਸ਼ਬਦ _ਕਰਨ _ਵਾਲੇ _ਸੁਹਾਵਣੇ ਵਾਜੇ _ਵਜ _ਰਹੇ _ਹਨ। ਜਿਹੜੇ ਜਿਹੜੇ _ਰਣ- 


ਭੂਮੀ ਵਿਚ ਸੁੰਦਰ ਸੂਰਮੇ _ਸਨ, _(ਉਹ) ਸ਼ਸਤ੍ ਫੜ ਫੜ ਕੇ ਗਜ ਰਹੇ ਹਨ। ਕਵਚ ਪਾ 
ਕੇ (ਘੋੜਿਆਂ ਉਤੇ) _ਕਾਠੀਆਂ ਪਾ ਲਈਆਂ _ਹਨ ਅਤੇ ਸ਼ਸਤ੍ਰ _ਸਜਾ ਲਏ _ਸਨ। ਸੂਰਮੇ ਸ਼ੇਰਾਂ 
ਵਾਂਗ ਗੁਮਾਨ _ਨਾਲ ਭਰੇ _ਹੋਏ ਸਨ ਅਤੇ _ਰਣ-ਭੂਮੀ ਵਿਚ _ਬਿਰਾਜ ਰਹੇ _ਸਨ। ਸਾਰੇ ਯੋਧੇ 
ਗਦਾ ਨੂੰ ਫੜ ਫੜ ਕੇ ਯੁੱਧ ਕਰਨ ਲਈ ਚਲੇ ਜਾ ਰਹੇ ਸਨ। ਸੂਰਮੇ ਯੁੱਧ-ਭੂਮੀ ਵਿਚ 
ਇਸ ਤਰ੍ਹਾਂ _ਸ਼ੋਭਾ ਪਾ ਰਹੇ ਹਨ ਕਿ (ਉਨ੍ਹਾਂ ਦੀ) ਚਮਕ ਨੂੰ ਵੇਖ ਕੇ ਇੰਦਰ ਵੀ ਲਜਾ 
ਰਿਹਾ ਹੈ। (ਯੋਧੇ) ਟੋਟੇ ਟੋਟੇ ਹੋਕੇ ਧਰਤੀ ਉਤੇ ਡਿਗ ਪਏ _ਹਨ ਪਰ _ਯੁੱਧ-ਭੂਮੀ ਛਡ 
ਕੇ ਭਜੇ ਨਹੀਂ _ਹਨ। (ਜਿਨ੍ਹਾਂ) ਯੋਧਿਆਂ ਨੂੰ ਨੇ ਨਿਵਾਜਿਆ ਹੈ, ਉਹ ਦੇਵ ਲੋਕ ਨੂੰ 


/ਕਸ਼ਨਪਟ/ _ਕ/ਨਆਨ 


ਦੇਵਤੇ ਸੜਦੇ ਹੋਏ ਪੁਕਾਰਦੇ _ਹਨ। ਅਸੀਂ ਮੰਦ ਮਤ ਵਾਲੇ (ਆਪ ਜੀ ਦੇ) ਚਰਨ ਸ਼ਰਨ 
ਆਏ _ਹਾਂ। (ਸਾਨੂੰ) _ਕਿਉਂ ਨਹੀਂ _ਉਬਾਰਦੇ _ਹੋ।੧0੩। 


ਨੂੰ 
ਨੂੰ ਵੇਖਣ ਲਈ ਦੇਵਤੇ ਅਤੇ ਦੈੱਤ ਵਿਮਾਨਾਂ ਉਤੇ ਚੜ੍ਹੇ ਹੋਏ ਸ਼ੋਭਾ ਪਾ ਰਹੇ _ਹਨ। _ ਸੋਨੇ 
ਦੇ ਜੜ੍ਹੇ 


ਖੁਦ _(ਯੁੱਧ-ਭੂਮੀ ਵਲ) ਤੁਰੇ _ਹਨ।੧0੪। 
/ਠੈਸ਼ਨਪਦ/ _ਭੈਠਂ/ ਤਨ /ਨੈਪਾ ਨਾਲ 

ਵੱਡਾ ਧੌਂਸਾ ਧੈਂ_ਧੈਂ ਕਰ ਕੇ ਵਜਦਾ ਹੈ। _ਧਰਤੀ ਉਤੇ _ਸਿਰ ਅਤੇ _ਧੜ ਖਿਲਾਰ 
ਦਿਆਂਗਾ _ ਅਤੇ _ ਸਵਰਗ ਦੀਆਂ ਇਸਤਰੀਆਂ _ (ਅਪੌਛਰਾਵਾਂ) _ਵੇਖਣਗੀਆਂ। ਧਰਤੀ _ ਉਤੇ 
ਧੁਕ _ਧੁਕ ਕਰ ਕੇ ਵੱਡੇ ਯੋਧੇ _ਡਿਗਣਗੇ ਅਤੇ (ਉਨ੍ਹਾਂ ਦੇ ਰਕਤ ਨਾਲ) _ਬੀਰ ਅਤੇ _ਬੈਤਾਲ 
ਭਿਆਨਕ _ਭੈਰੋ _ਯੁਂਧ-ਭੁਮੀ _ਵਿਚ _ਭਕ _ਭਕ _ ਕਰਦਾ _ਉਠੇਗਾ _ਅਤੇ _ਉਪਰ _ ਹੇਠਾਂ (ਸਾਰਿਆਂ 


੩0੮ 


ਸੀ _ਦਸਮ-ਗ੍ੰਥ _ਸਾਹਿਬ 


ਭਕਿ ਭਕਿ ਉਠੇ ਭੀਮ ਭੈਰੋ ਰਣਿ ਅਰਧ ਉਰਧ ਸੰਘਾਰੋ। 

ਇੰਦੂ ਚੰਦ ਸੂਰਜ _ਬਰਣਾਦਿਕ ਆਜ _ਸਭੈ ਚੁਨਿ ਮਾਰੋਂ। 

ਮੋਹਿ ਬਬਰ ਦਾਨ ਦੇਵਤਾ ਦੀਨਾ ਜਿਹ ਸਰਿ ਅਉਰ ਨ ਕੋਈ। 

ਮੈ ਹੀ ਭਯੋ ਜਗਤ ਕੋ ਕਰਤਾ ਜੋ ਮੈ ਕਰੌ ਸੁ ਹੋਈ। ੧0੫। 
/ੈਸ਼ਨਪਦ/ _ਕਾਉਗੀ/ ਤੂਪੁਸ਼/ਏ _ਕਥਤਾ 

ਮੋ ਤੇ ਆਉਰ ਬਲੀ ਕੋ_ਹੈ। 

ਜਉਨ ਮੋ ਤੇ ਜੰਗ ਜੀਤੇ ਜੁਧ ਮੈ ਕਰ ਜੈ। 


ਅਉਰ ਐਸੋ ਕੋ ਭਯੋ ਰਣ ਮਧਿ ਜੀਤੇ ਆਇ। 

ਸਾਤ ਸਿੰਧ ਸੁਕਾਇ ਡਾਰੋਂ ਨੈਕੁ ਰੋਸੁ ਕਕਰੋਂ। 

ਜਛ ਗੰਧੂਬ ਕਿੰਨ੍ਹ ਕੋਰ ਕਰੋਰ ਮੋਰਿ ਧਰੋ। 

ਦੇਵ ਔਰ _ਅਦੇਵ ਜੀਤੇ ਕਰੇ ਸਬੈ _ਗੁਲਾਮ। 

ਦਿਬ _ਦਾਨ ਦਯੋ _ਮੁਝੈ ਛੂਐ ਸਕੈ ਕੋ ਮੁਹਿ ਛਾਮ।੧0੬। 
/ਕਸ਼ਨਪਦ/ ਆਲੂ 

ਯੌ ਕਹਿ ਪਾਰਸ ਰੋਸ ਬਢਾਯੋ। 

ਅਸਤੁ `ਸਸਤੁ ਨਾਨਾ ਬਿਧਿ _ਛੜੈ ਬਾਣ ਪ੍ਰਯੋਘ ਚਲਾਏ। 

ਸੁਭਟ _ਸਨਾਹਿ ਪਤ੍ਹ _ਚਲਦਲ _ਜ੍ਯੋ'`__ਬਾਨਨ _ਬੇਧਿ _ਉਡਾਏ। 

ਦੁਹਦਿਸ ਬਾਨ ਪਾਨ ਤੇ ਛੂਟੇ ਦਿਨਪਤਿ ਦੇਹ ਦੁਰਾਨਾ। 

ਭੂਮਿ ਅਕਾਸ ਏਕ ਜਨੁ ਹੁਐ ਗਏ ਚਾਲ ਚਹੂੰ ਚਕ ਮਾਨਾ। 


ਇੰਦਰ ਚੰਦੂ _ਮੁਨਿਵਰ ਸਬ _ਕਾਪੇ _ਬਸੁ _ਦਿਗਿਪਾਲ ਡਰਾਨੀਯ। 
ਬਰਨ ਕੁਬੇਰ ਛਾਡਿ ਪੁਰ _ਭਾਜੇ ਦੁਤੀਯ ਪਲੈ ਕਰਿ _ਮਾਨੀਯ। _੧0੭। 


/ਕਸ਼ਨਪਦ/ ਆਲੂ 


ਸੁਰਪੁਰ ਨਾਰਿ _ਬਧਾਵਾ ਮਾਨਾ। 

ਬਰਿ ਹੈ ਆਜ ਮਹਾ ਸੁਭਟਨ ਕੌ ਸਮਰ _ਸੁਯੰਬਰ ਜਾਨਾ। 
ਲਖਿ ਹੈ ਏਕ ਪਾਇ ਠਢੀ ਹਮ ਜਿਮ ਜਿਮ ਸੁਭਟ ਜੁਝੈ ਹੈ। 
ਤਿਮ ਤਿਮ ਘਾਲਿ ਪਾਲਕੀ ਆਪਨ _ਅਮਰਪੁਰੀ ਲੈ ਜੈ ਹੈ। 
ਚੰਦਨ _ਚਾਰੁ ਚਿਤ੍ਰ ਚੰਦਨ ਕੇ ਚੰਚਲ ਅੰਗ _ਚੜਾਊ। 


ਜਾ ਦਿਨ ਸਮਰ ਸੁਅੰਬਰ ਕਰਿ ਕੈ ਪਰਮ ਪਿਅਰ ਵਹਿ ਪਾਊ। 


ਤਾ ਦਿਨ ਦੇਹ ਸਫਲ ਕਰਿ ਮਾਨੋ ਅੰਗ ਸੀਗਾਰ ਧਰੋ। 


ਜਾ ਦਿਨ ਸਮਰ ਸੁਯੰਬਰ ਸਖੀ ਰੀ ਪਾਰਸ ਨਾਥ _ਬਰੋ। ੧0੮। 


/ਠਸ਼ਨਪਟ/ ਕਾਣੀ 


ਚਹੁ ਦਿਸ ਮਾਰੂ ਸਬਦ _ਬਜੇ। 


ਦੁੰਦਭਿ ਢੋਲ ਬਜਾਇ ਮਹਾ ਧੁਨਿ ਸਾਮੁਹਿ ਸੈਨ੍ਯਾਸਨਿ ਧਾਯੋ। 


ਰੁਦੂ ਅਵਤਾਰ ੩0੯ 


ਨੂੰ) ਮਾਰ _ਦਿਆਂਗਾ। _ਇੰਦਰ, _ਚੰਦੂਮਾ, _ਸੂਰਜ, _ਵਰੁਣ ਆਦਿ _ਸਭਨਾਂ ਅਜ ਚੁਣ ਚੁਣ 
ਕੇ _ਮਾਰਾਂਗਾ। ਮੈਨੂੰ ਦੇਵਤਾ (ਦੇਵੀ) ਨੇ ਵਰ ਦਿੱਤਾ ਹੋਇਆ ਹੈ ਜਿਸ ਦੇ ਸਮਾਨ ਹੋਰ ਕੋਈ 
(ਵਰ) _ਨਹੀਂ ਹੈ। ਮੈਂ ਹੀ ਜਗਤ ਦਾ _ਕਰਤਾ ਹੋਇਆ ਹਾਂ, ਜੋ ਮੈਂ ਕਰਾਂਗਾ _ਉਹੀ 
ਹੋਂਵੇਗਾ।੧0੫। 
/ਠੈਸ਼ਨਘਦ/ _ਗਉਂਗੀ/ ਡੇਲੀ /ਕੈਪਾ ਨਾਲ ਕਾਂਹਿੱਟਾ _ਹ%/ 

ਮੇਰੇ ਤੋਂ (ਵਧ) ਹੋਰ ਕੌਣ ਬਲਵਾਨ ਹੈ ਜੋ ਮੇਰੇ ਕੋਲੋਂ ਯੁੱਧ ਜਿਤੇ ਅਤੇ ਯੁੱਧ ਵਿਚ 
ਜੇਤੂ _ਹੋਵੇ। ਇੰਦਰ, _ਚੰਦੂਮਾ _ਅਤੇ _ਬਾਵਨ ਨੂੰ (ਮੈਂ) ਪਲ ਵਿਚ ਜਾ ਕੇ ਜਿਤ ਲਵਾਂਗਾ। 
(ਜਗਤ _ਵਿਚ) ਹੋਰ ਅਜਿਹਾ ਕੌਣ ਹੈ? ਜੋ ਯੁੱਧ ਵਿਚ ਆ ਕੇ ਮੈਨੂੰ ਜਿਤੇਗਾ। (ਜੇ ਮੈਂ) 
ਰਤਾ ਜਿੰਨਾ ਕ੍ਰੋਧ _ਕਰ ਲਵਾਂ _ਤਾਂ _ਸੌਤਾਂ ਸਮੁੰਦਰਾਂ ਨੂੰ ਸੁਕਾ _ਦਿਆੰਗਾ। _ਯਕਸ਼, _ਗੰਧਰਬ 


ਅਤੇ _ਕਿੰਨਰ ਕਰੋੜਾਂ (ਨੂੰ ਮੈਂ) ਔਖ ਦੇ ਪਲਕਾਰੇ ('ਕੋਰ') ਵਿਚ ਮਰੋੜ ਕੇ ਰਖ _ਦਿਆਂਗਾ। 
ਦੇਵਤਿਆਂ _ਅਤੇ ਦੈਂਤਾਂ ਸਾਰਿਆਂ ਨੂੰ ਜਿਤ _ਕੇ ਗੁਲਾਮ ਕਰ _ਲਿਆ ਹੈ। (ਮੈਨੂੰ ਦੇਵੀ ਨੇ) 
ਦਿਬ _ਦਾਨ ਦਿੱਤਾ ਹੋਇਆ ਹੈ, ਮੇਰੀ ਛਾਂ ਨੂੰ ਵੀ ਕੋਈ ਛੋਹ ਨਹੀਂ _ਸਕਦਾ।੧0੬। 
/ਕਸ਼ਨਪਦ/ ਆਲੂ 

ਇਸ ਤਰ੍ਹਾਂ ਕਹਿ ਕੇ ਪਾਰਸ (ਨਾਥ) ਨੇ ਰੋਸ ਵਧਾ ਲਿਆ। ਧੌਂਸੇ ਅਤੇ ਢੋਲ ਵਜਾ 
ਕੇ ਵੱਡੀ ਭਿਆਨਕ _ਧੁਨ _ਕਢਦਾ ਹੋਇਆ _ ਸੈਨਿਆਸੀਆਂ ਸਾਹਮਣਿਓਂ ਧਾਵਾ ਕਰ ਕੇ 


ਰੈ 
ਕੋ 
ਹੈ 
` 4 
3 
ਹੂ 
੧ 
( 
ਕਰ 


ਸੁ ਨੂ ਨਾਲ ਵਿੰਨ੍ਹ ਕੇ 
ਦਿੱਤਾ। ਦੋਹਾਂ ਪਾਸਿਆਂ ਤੋ'_(ਸੂਰਮਿਆਂ ਦੇ) ਹੱਥਾਂ ਤੋਂ _ਬਾਣ _ਛੁਟਦੇ ਹਨ ਜਿਸ _ਨਾਲ ਸੂਰਜ 
ਦਾ ਸਰੂਪ ਲੁਕ _ਗਿਆ ਹੈ। ਧਰਤੀ ਅਤੇ ਆਕਾਸ਼ ਮਾਨੋ ਇਕ ਹੋ ਗਏ ਅਤੇ 
ਨੇ ਭੂਚਾਲ ਮੰਨ _ਲਿਆ। ਇੰਦਰ, ਚੰਦੂਮਾ _ਅਤੇ ਸਾਰੇ _ਵੌਡੇ ਵੱਡੇ ਮੁਨੀ ਕੰਬਣ 
ਅਤੇ _ਬਸੂ ਤੇ _ਦਿਗਪਾਲ ਵੀ ਡਰ ਨਾਲ ਭੈਭੀਤ ਹੋ | 
ਨਗਰਾਂ _(ਪੁਰੀਆਂ) ਨੂੰ ਛਡ ਕੇ ਭਜ ਗਏ ਹਨ ਅਤੇ (ਇਸ ਨੂੰ) 
ਹੈ।੧0੭। 
/ਝਸ਼ਨਘਟ/ ਆਲੂ 
ਸਵਰਗ ਦੀਆਂ _ ਨਾਰੀਆਂ _ (ਅਪੌਛਰਾਵਾਂ) _ਨੇ _ ਬਹੁਤ ਖ਼ੁਸ਼ੀਆਂ _ਮੋਨਾਈਆਂ _ (ਕਿਉਂਕਿ 
ਨੂੰ ਸੁ ਸ 
ਉਤੇ ਖੜੋਂ ਕੇ ਅਸੀਂ ਵੇਖਾਂਗੀਆਂ ਜਿਵੇਂ ਜਿਵੇਂ ਸੂਰਮੇ ਜੂਝਦੇ ਹਨ, (ਉਨ੍ਹਾਂ ਨੂੰ) ਤਿਵੇਂ 
ਤਿਵੇਂ ਆਪਣੀ ਪਾਲਕੀ _ਵਿਚ _ਬਿਠਾ ਕੇ _'ਅਮਰ ਪੁਰੀ” (ਸਵਰਗ) _ਵਿਚ _ਲੈ _ਜਾਣਗੀਆਂ। 
(ਉਸ _ ਦਿਨ) _ਚੰਦਨ _ਦੇ ਸੁੰਦਰ ਚਿਤਰ _ ਬਣਾ _ਕੇ ਚੰਦਨ _ਵਰਗੇ _ ਸੁੰਦਰ ਸ਼ਰੀਰ _ਉਤੇ 


ਕਰਾਂਗੀਆਂ। ਹੇ ਸਖੀ! ਜਿਸ ਦਿਨ ਯੁੱਧ _ਸੁਅੰਬਰ ਵਿਚ _ਪਾਰਸ ਨਾਥ _ ਨੂੰ _ਵਰਾਂਗੀਆਂ।੧0੮। 
/ਕਸ਼ਨਪਦ/ ਕਾਫੀ 

ਚੌਹਾਂ ਪਾਸੇ ਮਾਰੂ ਸ਼ਬਦ _ਵਜਣੇ ਸ਼ੁਰੂ ਹੋ ਗਏ _ਹਨ। ਸਾਰੇ _ਗਾਜ਼ੀ (ਯੋਧੇ) ਹੱਥਾਂ ਵਿਚ 
ਗੁਰਜ _ਅਤੇ _ਗਦਾ _ਪਕੜ _ਪਕੜ _ਕੇ ਹਠ ਪੂਰਵਕ _ਯੁੱਧ-ਭੂਮੀ _ਵਿਚ _ਆਣ _ਗਜੇ _ਹਨ। 
ਬਾਣ, _ਕਮਾਨ, ਕ੍ਰਿਪਾਨ, _ਸੈਹਥੀ _ਅਤੇ ਬਹੁਤ ਅਧਿਕ _ਤੀਰ ਚਲਾਏ _ਹਨ। _(ਇੰਜ ਪ੍ਰਤੀਤ 


੩੧0 ਸ੍ਰੀ _ਦਸਮ-ਗ੍ਰੰਥ ਸਾਹਿਬ 


ਗਹਿ ਗਹਿ ਗਦਾ ਗੁਰਜ ਗਾਜੀ ਸਬ ਹਠਿ ਰਣਿ ਆਨਿ ਗਜੇ। 

ਬਾਨ _ਕਮਾਨ ਕ੍ਰਿਪਾਨ ਸੈਹਥੀ ਬਾਣ ਪ੍ਰਯੋਘ" _ਚਲਾਏ। 

ਜਾਨੁਕ ਮਹਾ ਮੇਘ ਬੂੰਦਨ ਜ੍ਯੋਂ_ਬਿਸਿਖ ਬ੍ਯੂਹਿ _ਬਰਸਾਏ। 

ਚਟਪਟ ਚਰਮ _ਬਰਮ ਸਬ ਥੇਧੇ ਸਟਪਟ ਪਾਰ ਪਰਾਨੇ। 

ਖਟਪਟ ਸਰਬ ਭੂਮਿ ਕੇ ਬੇਧੇ ਨਾਗਨ ਲੋਕ ਸਿਧਾਨੇ। 

ਝਮਕਤ ਖੜਗ _ਕਾਢਿ ਨਾਨਾ ਬਿਧਿ ਸੈਹਥੀ ਸੁਭਟ ਚਲਾਵਤ। 

ਜਾਨੁਕ ਪੁਗਟ ਬਾਟ ਸੁਰ ਪੁਰ ਕੀ ਨੀਕੇ ਹਿਰਦੇ ਦਿਖਾਵਤ। ੧0੯। 
/ਕਸ਼ਨਘਦ/ _ਸੱਗੱਨ 

ਬਾਨਨ ਬੇਧੇ ਅਮਿਤ ਸੈਨਿਆਸੀ। 

ਤੇ ਤਜ ਦੇਹ ਨੇਹ ਸੰਪਤਿ ਕੋ ਭਏ ਸੁਰਗ ਕੇ ਬਾਸੀ। 

ਚਰਮ _ਬਰਮ ਰਥ _ਧੁਜਾ ਪਤਾਕਾ ਬਹੁ ਬਿਧਿ ਕਾਟਿ ਗਿਰਾਏ। 

ਸੋਭਤ ਭਏ ਇੰਦੂ ਪੁਰ ਜਮ ਪੁਰ ਸੁਰ ਪੁਰ ਨਿਰਖ ਲਜਾਏ। 

ਭੂਖਨ ਬਸਤ੍ਰ ਰੰਗ ਰੰਗਨ ਕੇ ਛੁਟਿ ਛੁਟਿ ਭੂਮਿ ਗਿਰੇ। 

ਜਨੁਕ _ਅਸੋਕ ਬਾਗ _ਦਿਵਪਤਿ ਕੇ ਪੁਹਪ ਬਸੈਤਿ ਝਰੇ। 

ਕਟਿ ਕਟਿ ਗਿਰੇ ਗਜਨ ਕੁੰਭ ਸਥਲ ਮੁਕਤਾ ਬਿਥੁਰਿ ਪਰੇ। 

ਜਾਨੁਕ ਅੰਮ੍ਰਿਤ ਕੁੰਡ ਮੁਖ ਛੁਟੈ ਜਲ _ਕਨ ਸੁਭਗ _ਝਰੇ। _੧੧0। 


ਦੋਵ _ਕੰਧਾਲੀ/ ਦੂਜੀ ਤਰਹਾ 
ਦੁਹ ਦਿਸ ਪਰੇ ਬੀਰ _ਹਕਾਰਿ। 
ਕਾਢਿ ਕਾਢਿ ਕ੍ਰਿਪਾਣ ਧਾਵਤ ਮਾਰੁ _ਮਾਰੁ _ਉਚਾਰਿ। 
ਪਾਨ ਰੋਕਿ ਸਰੋਖ ਰਾਵਤ ਕੂਧ ਜੁਧ ਫਿਰੇ। 
ਗਾਹਿ ਗਾਹਿ ਗਜੀ ਰਥੀ ਰਣਿ ਅੰਤਿ ਭੂਮਿ ਗਿਰੇ। 
ਤਾਨਿ _ਤਾਨਿ _ਸੰਧਾਨ _ਬਾਨ ਪ੍ਰਮਾਨ ਕਾਨ ਸੁਬਾਹਿ। 
ਬਾਹਿ _ਬਾਹਿ ਫਿਰੇ ਸੁਬਾਹਨ ਛਤ੍ਹ _ਧਰਮ _ਨਿਬਾਹਿ। 
ਬੇਧਿ ਬੇਧਿ ਸੁ ਬਾਨ ਅੰਗ ਜੁਆਨ ਜੁਝੇ ਐਸ। 
ਭੂਰਿ ਭਾਰਥ ਕੇ ਸਮੇ ਸਰ ਸੇਜ _ਭੀਖਮ ਜੈਸ। ੧੧੧। 


/ਨਸ਼ਨਪਦ/ ਸਾਰਗ 


ਛਤ੍ ਚਮੁ ਰਥ ਬਾਜ ਕਿਤਨੇ ਕੇ ਕਾਟਿ ਕਾਟਿ ਰਣਿ ਡਾਰੇ। 

ਕੇਤਨ ਮੁਕਟ ਲਕੁਟ ਲੈ ਤੋਰੇ _ਕਕੇਤਨ ਜੂਟ ਉਪਾਰੇ। 

ਭਕਿ ਭਕਿ ਗਿਰੇ ਭਿੰਭਰ ਬਸੁਧਾ ਪਰ ਘਾਇ ਅੰਗ ਭਿਭਰਾਰੇ। 
੮ ਜਯ _ ਜਨਕ ਲੰਤ ਬਸੰਤ ਸਸੈ ਮਿਲਿ ਚਾਚਰ ਖੇਲ _ਸਿਧਾਰੇ। ੧੧੨। 


ਅਣਗਿਣਤ _ਸੈਨਿਆਸੀ _ਬਾਣਾਂ _ਨਾਲ _ਵਿੰਨ੍ਹੇ _ਗਏ _ਹਨ। _ਉਹ _ਦੇਹੀ ਅਤੇ _ਸੰਪਤੀ 
ਦੇ ਨੇਹ ਨੂੰ ਤਿਆਗ ਕੇ ਸਵਰਗ ਦੇ ਵਾਸੀ ਹੋ ਗਏ _ਹਨ। ਢਾਲਾਂ, ਕਵਚ, ਰਥ, ਝੰਡੇ ਅਤੇ 
ਝੰਡੀਆਂ ਨੂੰ ਕਈ ਤਰ੍ਹਾਂ ਨਾਲ _ਕਟ ਕਟ ਕੇ ਡਿਗਾ ਦਿੱਤਾ ਹੈ। (ਉਹ _ਇਸ ਤਰ੍ਹਾਂ) ਸ਼ੋਭਾ 


ਦੋਵ _ਕੰਧਾਲੀ/ ਦੂਜੀ ਤਰਹ 


ਬੰਨ੍ਹ ਬੈਨ ਕੇ ਕੰਨਾਂ ਤਕ ਖਿਚ ਕੇ ਚਲਾ 


ਪਿਆ ਸੀ।੧੧੧। 
/ਨਸ਼ਨਪਟ ਸਾਰੰਗ 


ਤਹ 


ਸੀ _ਦਸਮ-ਗ੍ਰੰਥ _ਸਾਹਿਬ ਰੁਦੂ _ਅਵਤਾਰ ੩੧੩ 


/ਠਸ਼ਨਪਦ/ _ਅਡਾਨ /ਠਸ਼ਨਪਦ/ _ਅਡਾਨ 
ਚੁਪਰੇ _ਚਾਰੁ _ਚਿਕਨੇ _ਕੇਸ। ਚੋਪੜੇ _ਹੋਏ _ਕੇਸ ਸੁੰਦਰ ਅਤੇ _ਚਿਕਨੇ _ਹਨ। _ ਸੁੰਦਰ ਇਸਤਰੀਆਂ ਦੇ ਰੂਪ _ਵਿਚ 
ਆਨਿ ਆਨਿ ਫਿਰੀ ਚਹੂੰ `ਦਿਸਿ ਨਾਰਿ ਨਾਗਰਿ _ਭੇਸ। (ਅਪੌਛਰਾਵਾਂ) ਆ ਆ ਕੇ ਚੌਹਾਂ ਪਾਸੇ ਫਿਰ ਰਹੀਆਂ _ਹਨ। ਉਨ੍ਹਾਂ ਦੀਆਂ ਸੁੰਦਰ _ਠੌਡੀਆਂ 
ਚਿਬਕ _ਚਾਰੁ ਸੁ ਧਾਰ _ਬੇਸਰ _ਡਾਰਿ _ਕਾਜਰ_ਨੈਨ। ਹਨ, ਨਕ ਵਿਚ _ਨਥਾਂ ਪਾਈਆਂ ਹੋਈਆਂ _ਹਨ ਅਤੇ _ਔਖਾਂ ਵਿਚ ਸੁਰਮਾ ਪਾਇਆ ਹੋਇਆ 
ਜੀਵ _ਜੰਤਨ ਕਾ ਚਲੀ ਚਿਤ ਲੇਤ ਚੋਰ ਸੁ ਮੈਨ। ਹੈ। (ਆਮ) ਜੀਵ ਜੰਤਾਂ ਦੀ ਕੀ _ਚਲਣੀ ਸੀ, (ਉਹ) ਕਾਮਦੇਵ ਦਾ ਚਿਤ ਵੀ ਚੁਰਾ ਰਹੀਆਂ 
ਦੇਖ ਰੀ ਸੁਕੁਮਾਰ ਸੁੰਦਰ ਆਜੁ ਬਰ ਹੈ ਬੀਰ। ਹਨ। _ਉਸ ਸੁੰਦਰ ਕੁਮਾਰ ਨੂੰ ਵੇਖ ਰਹੀਆਂ _ਹਨ ਕਿ _ਅਜ _ਇਸ ਸੂਰਮੇ ਨੂੰ ਵਰਾਂਗੀਆਂ। 
ਬੀਨ ਬੀਨ ਧਰੋ ਸਬੈਗਨ ਸਧ ਕੇਸਰਿ ਚੀਰ। ਸਾਰਿਆਂ ਅੰਗਾਂ ਉਤੇ ਚੁਣ ਚੁਣ ਕੇ ਖਾਲਸ ਕੇਸਰ ਵਿਚ _ਰੈਗੇ _ਹੋਏ ਬਸਤ੍ਰ _ਧਾਰਨ ਕੀਤੇ 

ਰਹ ਹੋਏ _ਹਨ। _ਉਸ ਯੁੱਧ ਵਿਚੋਂ ਉਤਸਾਹ _ਪੂਰਵਕ ਚੁਣ ਚੁਣ ਕੇ ਯੋਧਿਆਂ ਨੂੰ ਵਰ ਰਹੀਆਂ 


ਚੀਨ ਚੀਨ ਬਰਿ ਹੈ ਸੁਬਾਹ ਸੁ ਮਧ ਜੁਧ ਉਛਾਹ। ਵਜ ਜੀ ਉਂ ਰੂ 
ਤੇਗ _ਤੀਰਨ ਬਾਨ _ਬਰਛਨ _ਜੀਤ ਕਰਿ ਹੈ _ਬਯਾਹ। _੧੧੩। ਹਨ। _ ਤਲਵਾਰਾਂ, ਤੀਰਾਂ ਅਤੇ _ਬਰਛੀਆਂ _ਨਾਲ ਜਿਤਣ _ਵਾਲਿਆਂ _ਨਾਲ _ਵਿਆਹ _ਕਰ 


ਰਹੀਆਂ _ਹਨ।੧੧੩। 


/ਝਸ਼ਨਘਦ/ ਸੱਗੱਨ /ਠਸ਼ਨਘਦ/ ਸੱਗ/ਨ 


ਕਹਾ ਲੌ ਉਪਮਾ ਇਤੀ ਕਰੌ। ਕਿਥੋਂ ਤਕ (ਮੈਂ) ਉਪਮਾ ਨੂੰ ਸਮਾਪਤ ਕਰਾਂ। ਸੁਣੋ ਜੀ! ਗ੍ਰੰਥ ਦੇ ਵਧਣ ਕਰ ਕੇ 
ਗ੍ਰੰਥ ਬਢਨ ਕੇ ਕਾਜ ਸੁਨਹੁ ਜੂ ਚਿਤ ਮੈ ਅਧਿਕ ਡਰੋ। ਚਿਤ ਵਿਚ _ਬਹੁਤ _ਡਰਦਾ _ਹਾਂ। ਫਿਰ ਵੀ ਸੁਧਾਰ ਕੇ ਵਿਚਾਰ ਪੂਰਵਕ ਕਥਾ _ਕਹਿ ਕੇ 
ਤਉ ਸੁਧਾਰਿ _ਬਿਚਾਰ ਕਥਾ _ਕਹਿ ਕਹਿ _ਸੰਛੇਪ ਬਖਾਨੋ। ਸੈਖੇਪ ਵਿਚ ਹੀ ਬਖਾਨ ਕਰਦਾ ਹਾਂ। ਜਿਸ ਤਰ੍ਹਾਂ ਤੇਰੇ ਪ੍ਰਤਾਪ ਦੇ ਬਲ _ਨਾਲ _ਯਥਾ ਸ਼ਕਤੀ 
ਜੈਸੇ ਤਵ ਪੁਤਾਪ ਕੇ ਬਲ ਤੇ ਜਥਾ ਸਕਤਿ _ਅਨੁਮਾਨੋ। ਵਰਣਨ ਕਰਦਾ _ਹਾਂ। _ਜਦ ਪਾਰਸ _(ਨਾਥ) ਨੇ ਇਸ ਪ੍ਰਕਾਰ ਦਾ ਯੁੱਧ ਮਚਾਇਆ _ ਅਤੇ 
ਜਬ _ਪਾਰਸ ਇਹ ਬਿਧਿ ਰਨ ਮੰਡ੍ਯੋ ਨਾਨਾ _ਸਸਤ੍ਰ _ਚਲਾਏ। ਅਨੇਕ _ਪਕਾਰ ਦੇ ਸ਼ਸਤ੍ਰ _ਚਲਾਏ। _(ਜੋ) ਮਾਰੇ ਗਏ, ਸੋ ਮਾਰੇ ਗਏ, (ਬਾਕੀ) ਜਿੰਦ _ਬਚਾ 
ਹਤੇ ਸੁ ਹਤੇ ਜੀਅ ਲੈ ਭਾਜੇ ਚਹੁੰ ਦਿਸ ਗਏ ਪਰਾਏ। ਕੇ ਭਜ ਗਏ ਅਤੇ ਚੌਹਾਂ ਪਾਸਿਆਂ ਵਲ ਖਿਸਕ _ਗਏ। ਜੋ (ਸੂਰਮੇ) ਹਠ ਨੂੰ ਤਿਆਗ ਕੇ 
ਜੇ ਹਠ ਤਿਆਗਿ ਆਨਿ _ਪਗ_ਲਾਗੇ ਤੇ ਸਬ ਲਏ _ਬਚਾਈ। (ਪਾਰਸ ਨਾਥ ਦੇ) ਪੈਰੀਂ ਆ ਪਏ, _ਉਹ ਸਾਰੇ ਬਚਾ _ਲਏ _ਗਏ। _ਗਹਿਣੇ, ਬਸਤ੍ਰ _ਆਦਿ 
ਭੁਖਨ _ਬਸਨ ਬਹੁਤੁ ਬਿਧਿ ਦੀਨੇ ਦੈ ਦੈ ਬਹੁਤ _ਬਡਾਈ। _੧੧੪। ਬਹੁਤ _ ਤਰ੍ਹਾਂ ਨਾਲ _ਦਿੱਤੇ _ਅਤੇ _ ਸਨਮਾਨ _ ਸਹਿਤ _ ਵਿਦਾ _ ਕਰ _ ਦਿੱਤਾ।੧੧੪। 
ਰ੍‌ /ਕਿਸ਼ਨਪਦ/ _ਕਾਫਾੰ /ਠਸ਼ਨਪਦ/ ਕਾਫ਼ 
ਪਾਰਸ ਨਾਥ ਬਡੋ ਰਣ ਪਾਰ੍ਯੋ। ਪਾਰਸ _ ਨਾਥ _ਨੇ ਬਹੁਤ _ਭਾਰੀ ਯੁੱਧ _ਮਚਾਇਆ। _ ਜਗਤ _ ਵਿਚ _ ਆਪਣਾ _ ਮਤ 
ਆਪਨ ਪ੍ਰਚੁਰ ਜਗਤ ਮਤੁ _ਕੀਨਾ ਦੇਵਦਤ ਕੋ _ਟਾਰ੍ਯੋ। ਪ੍ਰਚਲਿਤ _ਕਰ ਦਿੱਤਾ ਅਤੇ _ਦੱਤਾਤ੍ਰੇ ਦਾ _ਮਤ ਦੂਰ _ਕਰ _ਦਿੱਤਾ। ਅਨੇਕ _ਤਰ੍ਹਾਂ ਦੇ ਸ਼ਸਤ੍ਰ 
ਲੈ ਲੈ ਸਸਤ੍ _ਅਸਤੁ ਨਾਨਾ ਬਿਧਿ ਭਾਤਿ ਅਨਿਕ ਅਰਿ ਮਾਰੇ। ਅਸਤੁ _ਲੈ ਕੇ ਭਾਂਤ ਭਾਂਤ ਦੇ ਅਨੇਕ ਵੈਰੀ ਮਾਰੇ। ਪਰਮ ਪੁਰਖ ਪਾਰਸ (ਨਾਥ) ਦੇ (ਸੂਰਮੇ) 
ਜੀਤੇ ਪਰਮ ਪੁਰਖ ਪਾਰਸ ਕੇ ਸਗਲ ਜਟਾ ਧਰ _ਹਾਰੇ। ਜਿਤ ਗਏ ਅਤੇ ਸਾਰੇ _ਜਟਾਧਾਰੀ (ਸੈਨਿਆਸੀ) _ਹਾਰ _ਗਏ। _(ਵਖਰੇ _ਵਖਰੇ) _ਭੇਸਾਂ _ਵਾਲੇ 
ਬੇਖ _ਬੇਖ ਭਟ ਪਰੇ ਧਰਨ _ਗਿਰਿ ਬਾਣ ਪ੍ਰਯੋਘਨ " ਘਾਏ। ਯੋਧੇ _ਬਾਣਾਂ ਦੀ ਝੜੀ ਨਾਲ ਘਾਇਲ ਹੋ ਕੇ ਧਰਤੀ ਉਤੇ _ਡਿਗੇ ਪਏ _ਹਨ। (ਇੰਜ ਪੂਤੀਤ 
ਜਾਨੁਕ ਪਰਮ _ਲੋਕ ਪਾਵਨ ਕਹੁ ਪ੍ਰਾਨਨ ਪੰਖ _ਲਗਾਏ। ਹੁੰਦਾ ਹੈ) ਮਾਨੋ ਪਰਮ _ਲੋਕ _ਨੂੰ ਪ੍ਰਾਪਤ ਕਰਨ _ਲਈ ਕਿਤੇ ਪ੍ਰਾਣਾਂ ਨੂੰ ਖੰਭ _ਲਗ ਗਏ 
ਟੂਕ ਟੂਕ ਹੈ ਗਿਰੇ ਕਵਚ ਕਟਿ ਪਰਮ ਪ੍ਰਭਾ ਕਹੁ ਪਾਈ। ਹੋਣ। (ਯੋਧਿਆਂ ਦੇ) ਕਵਚ ਕਟ ਕੇ ਟੋਟੇ ਟੋਟੇ ਹੋ ਕੇ ਡਿਗੇ ਪਏ ਹਨ ਅਤੇ ਪਰਮ ਸ਼ੋਭਾ 
ਜਣੂ ਦੈ ਚਲੇ _ਨਿਸਾਣ ਸੁਰਗ _ਕਹ_ਕੁਲਹਿ _ਕਲੈਕ _ਮਿਟਾਈ। _੧੧੫। ਨੂੰ ਪ੍ਰਾਪਤ _ਕਰ _ਰਹੇ _ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਧੋਂਸੇ ਵਜ _ਕੇ _ਅਤੇ ਆਪਣੇ 
ਸ਼ਨਪਟ/ _ਸ਼ਗਾੰ ਕੁਲ ਦੇ _ਕਲੈਕ ਨੂੰ ਮਿਟਾ ਕੇ ਸਵਰਗ ਨੂੰ ਚਲੇ _ਹੋਣ।੧੧੫। 
ਪਾਰਸ ਨਾਥ _ਬਡੋ_ਰਣ ਜੀਤੋ। ਰ੍‌ /ਨੈਸ਼ਨਪਟ/ ਨੂਰਾ 
ਜਾਨੁਕ ਭਈ ਦੂਸਰ _ਕਰਣਾਰਜੁਨ _ਭਾਰਥ ਸੋ ਹੁਇ ਬੀਤੋ। ਪਾਰਸ _ਨਾਥ _ਨੇ ਵੱਡਾ ਯੁੱਧ ਜਿਤ _ਲਿਆ। _(ਇਸ ਤਰ੍ਹਾਂ ਲਗਦਾ ਹੈ) ਮਾਨੋ ਕਰਨ 
ਬਹੁ ਬਿਧਿ ਚਲੈ ਪ੍ਰਵਾਹਿ ਸ੍ਰੋਣ ਕੇ ਰਥ ਗਜ ਅਸਵ ਬਹਾਏ। ਅਤੇ ਅਰਜਨ _ਦੀ ਦੂਜੀ _ਵਾਰ _ਲੜਾਈ ਹੋ ਗੁਜ਼ਰੀ ਹੋਵੇ। _ਲਹੂ ਦੇ _ਬਹੁਤ _ਤਰ੍ਹਾਂ _ਨਾਲ 
ਭੈ ਕਰ ਜਾਨ ਭਯੋ ਬਡ _ਆਹਵ ਸਾਤ ਸਮੁੰਦਰ ਲਜਾਏ। ਪ੍ਰਵਾਹ _ਚਲੇ ਹਨ (ਜਿਨ੍ਹਾਂ ਨੇ) ਰਥ, _ਹਾਥੀ ਅਤੇ ਘੋੜੇ _ਰੁੜ੍ਹਾ ਲਏ _ਹਨ। _ਭਿਆਨਕ _ਵੱਡਾ 
ਜਹ ਤਹ ਚਲੇ _ਭਾਜ ਸੈਨਿਆਸੀ _ਬਾਣਨ ਅੰਗ ਪ੍ਰਹਾਰੇ। ਯੁੱਧ ਹੋਇਆ ਜਾਣ ਕੇ ਸੌਤ ਸਮੁੰਦਰ ਵੀ _ਲਜਾ ਰਹੇ _ਹਨ। _ਬਾਣਾਂ ਨਾਲ ਵੱਢੇ ਕਟੇ ਸ਼ਰੀਰਾਂ 
ਜਾਨੁਕ ਬਜੂ ਇੰਦੂ ਕੇ ਭੈ ਤੇ ਪਬ ਸਪਛ ਸਿਧਾਰੇ। ਨਾਲ _ਸੈਨਿਆਸੀ ਜਿਥੇ _ਕਿਥੇ ਭਜ ਤੁਰੇ _ਹਨ। (ਇੰਜ ਮਾਲੂਮ ਹੁੰਦਾ ਹੈ) ਮਾਨੋ ਇੰਦਰ ਦੇ 
ਵਜੂ ਤੋਂ ਡਰਦੇ ਹੋਏ ਪਰਬਤ ਖੰਭਾਂ ਸਹਿਤ ਉਡ _ਗਏ _ਹੋਣ। ਜਿਥੇ ਕਿਥੇ ਲਹੂ ਦੀ ਧਾਰ 


੨੩੧੪ 


ਸੀ _ਦਸਮ-ਗ੍ਰੰਥ _ਸਾਹਿਬ 


ਜਿਹ ਤਿਹ _ਗਿਰਤ ਸ੍ਰੋਣ ਕੀ ਧਾਰਾ ਅਰਿ ਘੂਮਤ _ਭਿਭਰਾਤ। 
ਨਿੰਦਾ ਕਰਤ _ਛਤ੍ਰੀਯ ਧਰਮ _ਕੀ _ਭਜਤ ਦਸੋ ਦਿਸ _ਜਾਤ। _੧੧੬। 


/ਕਸ਼ਨਪਟ/ _ਸੱਗ/ਠ 

ਜੇਤਕ _ਜੀਅਤ ਬਚੇ _ਸੰਨ੍ਯਾਸੀ। 

ਤ੍ਰਾਸ ਮਰਤ ਫਿਰਿ ਬਹੁਰਿ ਨ ਆਏ ਹੋਤ ਭਏ ਬਨਬਾਸੀ। 
ਦੇਸ ਬਿਦੇਸ ਢੂੰਢ ਬਨ ਬੇਹੜ ਤਹ ਤਹ _ਪਕਰਿ ਸੰਘਾਰੇ। 
ਖੋਜਿ ਪਤਾਲ ਅਕਾਸ ਸੁਰਗ ਕਹੁ ਜਹਾ ਤਹਾ ਚੁਨਿ ਮਾਰੇ। 
ਇਹ ਬਿਧਿ ਨਾਸ ਕਰੇ _ਸੈਨਿਆਸੀ ਆਪਨ _ਮਤਹ ਮਤਾਯੋ। 
ਆਪਨ ਨ੍ਯਾਸ _ਸਿਖਾਇ _ਸਬਨ ਕਹੁ ਆਪਨ ਮੌਤ੍ਰ _ਚਲਾਯੋ। 
ਜੇ ਜੇ ਗਹੇ ਤਿਨ ਤੇ ਘਾਇਲ ਤਿਨ ਕੀ ਜਟਾ ਮੁੰਡਾਈ। 

ਦੋਹੀ ਦੂਰ ਦਤ ਕੀ _ਕੀਨੀ ਆਪਨ ਫੇਰਿ ਦੁਹਾਈ। _੧੧੭। 


/ਨਸ਼ਨਪਟ/ ਬਸੰਤ 


ਇਹ ਬਿਧਿ _ਫਾਗ _ਕ੍ਰਿਪਾਨਨ ਖੋਲੇ। 

ਸੋਭਤ ਢਾਲ ਮਾਲ _ਡਫ _ਮਾਲੈ _ਮੂਠ ਗੁਲਾਲਨ ਸੇਲੇ। 

ਜਾਨੁ _ਤੁਫੰਗ ਭਰਤ _ਪਿਚਕਾਰੀ _ਸੂਰਨ ਅੰਗ _ਲਗਾਵਤ। 
ਨਿਕਸਤ ਸੋਣ ਅਧਿਕ _ਛਬਿ _ਉਪਜਤ ਕੇਸਰ ਜਾਨੁ _ਸੁਹਾਵਤ। 
ਸ੍ਰੋਣਤ ਭਰੀ ਜਟਾ ਅਤਿ ਸੋਭਤ ਛਬਹਿ ਨ ਜਾਤ ਕਹ੍ਯੋ। 
ਮਾਨਹੁ ਪਰਮ ਪ੍ਰੇਮ ਸੌ_ਡਾਰ੍ਯੋ ਈਂਗਰ ਲਾਗਿ ਰਹ੍ਯੋ। 

ਜਹ ਤਹ ਗਿਰਤ ਭਏ ਨਾਨਾ ਬਿਧਿ ਸਾਂਗਨ ਸਤ੍ਹ _ਪਰੋਏ। 
ਜਾਨੁਕ ਖੇਲ _ਧਮਾਰ _ਪਸਾਰਿ ਕੈ ਅਧਿਕ ਸੂਮਿਤ ਹ੍ਰੈ _ਸੋਏ। ੧੧੮। 


/ਠਸ਼ਨਪਟ/ ਪਰਲ 


ਦਸ ਸੈ ਬਬਰਖ ਰਾਜ ਤਿਨ _ਕੀਨਾ। 

ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ। 
ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹੈ ਗਏ। 

ਐਸੇ ਏਕ ਨਾਮ ਲੈਬੇ ਕੋ ਜਗ ਮੋ ਰਹਤ ਭਏ। 

ਭਾਤਿ ਭਾਤਿ ਸੋ ਰਾਜ ਕਰਤ ਯੌ _ਭਾਤਿ ਭਾਤਿ ਧਨ ਜੋਰ੍ਯੋ। 
ਜਹਾ ਜਹਾ ਮਾਨਸ _ਸੁਉਨਨ ਸੁਨ ਤਹਾ ਤਹਾ ਤੇ ਤੋਰ੍ਯੋ। 
ਇਹ ਬਿਧਿ ਜੀਤ ਦੇਸ ਪੁਰ _ਦੇਸਨ ਜੀਤ _ਨਿਸਾਨ _ਬਜਾਯੋ। 


ਆਪਨ _ਕਰਣ ਕਾਰਣ ਕਰਿ ਮਾਨ੍ਯੋ ਕਾਲ ਪੁਰਖ _ਬਿਸਰਾਯੋ। _੧੧੯। 


ਰੂਆਨਲ ਛੱਟ 
ਦਸ _ਸਹੈਸੂ ਪ੍ਰਮਾਣ _ਬਰਖਨ _ਕੀਨ ਰਾਜ _ਸੁਧਾਰਿ। 
ਭਾਤਿ ਭਾਤਿ ਧਰਾਨ ਲੈ ਅਰੁ ਸਤ ਸਰਬ ਸੰਘਾਰਿ। 
ਜੀਤਿ ਜੀਤਿ ਅਨੂਪ ਭੂਪ ਅਨੂਪ ਰੂਪ _ਅਪਾਰ। 
ਭੂਪ _ਮੇਧ ਠਣ੍ਯੋ ਨ੍ਰਿਪੋਤਮ ਏਕ ਜਗ _ਸੁਧਾਰਿ। _੧੨0। 


ਰੁਦ੍ਰ ਅਵਤਾਰ ੩੧੫ 


ਡਿਗਦੀ ਹੈ ਅਤੇ ਵੈਰੀ ਭੈਭੀਤ ਹੋਏ ਘੁੰਮਦੇ ਫਿਰਦੇ ਹਨ। ਛਤ੍ਰੀ ਧਰਮ ਦੀ ਨਿੰਦਿਆ ਕਰਦੇ 
ਹੋਏ ਦਸਾਂ ਦਿਸ਼ਾਵਾਂ ਵਲ _(ਸੈਨਿਆਸੀ) _ਭਜੀ ਜਾ ਰਹੇ _ ਹਨ।੧੧੬। 
/ਠਸ਼ਨਪਦ/ ਸੱਗ/ਠੇ 


ਕੇ ਮਾਰ ਸੁਟੇ ਹਨ। ਪਾਤਾਲ, ਆਕਾਸ਼ ਅਤੇ ਸਵਰਗ ਨੂੰ ਖੋਜ ਜਿਥੇ ਚੁਣ ਚੁ 
ਕੇ ਮਾਰ _ਸੁਟੇ _ਹਨ। _ਇਸ ਤਰ੍ਹਾਂ _ਸੈਨਿਆਸੀਆਂ ਦਾ _ਨਾਸ _ਕੀਤਾ ਅਤੇ ਆਪਣਾ _ਮਤ ਚਲਾ 
ਦਿੱਤਾ। _ਸਾਰਿਆਂ ਨੂੰ ਆਪਣਾ _ਢੰਗ _ਸਿਖਾ _ਕੇ ਆਪਣਾ ਮੌਤ _ਚਲਾ _ਦਿੱਤਾ। ਜਿਹੜੇ ਜਿਹੜੇ 


ਦੁਹਾਈ _ਫਿਰਾ ਦਿੱਤੀ।੧੧੭। 
/ਕਸ਼ਨਪਟ/ _ਯਸ਼ੱਤ 

ਇਸ ਤਰ੍ਹਾਂ ਤਲਵਾਰਾਂ _ਦੀ ਹੋਲੀ _ਖੇਡੀ। _ਢਾਲਾਂ _ਦੀ _ਕਤਾਰ, _(ਮਾਨੋ) _ਡਫ਼ਾਂ _ਦੀ 
ਪੰਗਤੀ ਸ਼ੋਭ _ਰਹੀ ਹੋਵੇ ਅਤੇ _ਬਰਛੇ _ਗੁਲਾਲਾਂ ਦੀ _ਮੁਠ _ਹੋਣ। ਬੰਦੂਕਾਂ _ਨੂੰ ਭਰੀਆਂ ਹੋਈਆਂ 
ਪਿਚਕਾਰੀਆਂ _ ਜਾਣੋ _ਜੋ ਸੂਰਮਿਆਂ _ਦੇ ਅੰਗਾਂ _ ਨੂੰ ਲਗਦੀਆਂ 
ਨਿਕਲਦਾ _ਲਹੂ ਬਹੁਤ ਸ਼ੋਭਾ _ਪਾ ਰਿਹਾ ਹੈ, ਮਾਨੋ ਕੇਸਰ _ਸੋਭ _ਰਿਹਾ _ਹੋਵੇ। _ਲਹੂ ਨਾਲ 
ਲਿਬੜੀਆਂ _ਜਟਾਵਾਂ ਬਹੁਤ _ਸ਼ੋਭਾਇਮਾਨ _ਹਨ, ` ਜਿਨ੍ਹਾਂ _ਦੀ _ਛਬੀ 
ਜਾ _ਸਕਦਾ। _(ਇੰਜ ਪੁਤੀਤ ਹੁੰਦਾ ਹੈ) ਮਾਨੋ _ਬਹੁਤ ਪ੍ਰੇਮ _ਨਾਲ 
ਦਾ ਰੰਗ _ਲਗ ਰਿਹਾ _ਹੋਵੇ। _ਬਰਛੀਆਂ _ਨਾਲ _ਪਰੋਤੇ ਵੈਰੀ ਜਿਥੇ _ਕਿਥੇ ਅਨੇਕਾਂ _ਤਰ੍ਹਾਂ _ਨਾਲ 
ਡਿਗੇ ਪਏ _ਹਨ। (ਇੰਜ ਲਗਦਾ ਹੈ) ਮਾਨੋ _ਧਮਾਰ ਖੇਡ ਕੇ ਅਧਿਕ ਥਕੇ ਹੋਏ (ਪੈਰ) ਪਸਾਰ 
ਕੇ ਸੁਤੇ _ਹੋਏ _ ਹੋਣ।੧੧੮। 


/ਠਸ਼ਨਪਟ/ ਪਰਲ 


“ਕੰ ਤੂੰ % ਤੂੰ 3 


ਤੀ 
ਕਰ 
ਰਿ 
ਤ 
3 


ਰੂਆਨਲ ਛੱਟ 
ਦਸ _ਹਜ਼ਾਰ ਵਰ੍ਹਿਆਂ ਤਕ ਉਸ ਨੇ ਚੰਗੀ ਤਰ੍ਹਾਂ _ਨਾਲ _ਰਾਜ _ਕੀਤਾ। ਭਾਂਤ _ਭਾਂਤ 


ਰਾਜਿਆਂ ਨੂੰ ਜਿਤ ਜਿਤ ਕੇ _(ਆਪਣੇ) ਅਧੀਨ _ਕਰ _ਲਿਆ (ਜਿਨ੍ਹਾਂ ਦਾ) _ਉਪਮਾ-ਰਹਿਤ 


ਅਤੇ _ਅਪਾਰ _ਰੂਪ _ਸੀ। _(ਫਿਰ ਉਸ) ਉਤਮ ਰਾਜੇ ਨੇ ਇਕ _ਭੂਪ-ਮੇਧ ਯੋਗ _ਕਰਨ _ਦਾ 
ਮਨ _ਬਣਾਇਆ।੧੨0। 


੩੧੬ 


ਸੀ _ਦਸਮ-ਗੁੰਥ _ਸਾਹਿਬ 


ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ। 

ਰੋਹ ਦੇਸ ਬਿਖੈ ਗਯੋ ਲੈ ਪੁਤੂ ਮਿਤ੍ਰ ਕੁਮਾਰ। 

ਨਾਰਿ _ਸੰਜੁਤ ਬੈਠਿ ਬਿਧਵਤ ਕੀਨ ਜਗ _ਅਰੰਭ। 

ਬੋਲਿ ਬੋਲਿ ਕਰੋਰ ਰਿਤਜ ਔਰ _ਬਿਪ _ਅਸੰਭ। _੧੨੧। 
ਰਾਜਮੇਧ _ਕਰ੍ਯੋ ਲਗੈ ਆਰੰਭ _ਭੂਪ _ਅਪਾਰ। 

ਭਾਤਿ ਅਨੇਕਨ ਕੇ _ਜੁਰੇ ਜਨ ਆਨਿ ਕੈ ਤਿਹ ਦੇਸ। 

ਛੀਨਿ ਛੀਨਿ ਲਏ ਨ੍ਿਪਾਬਰ ਦੇਸ ਦਿਰਬ _ਅਵਿਨੇਸ। _੧੨੨। 


ਦੇਖ ਕੇ ਇਹ ਭਾਤਿ ਸਰਬ ਸੁ ਭੂਪ ਸੰਪਤਿ ਨੈਣ। 

ਗਰਬ ਸੋ ਭੁਜ ਦੰਡ ਕੈ ਇਹ ਭਾਤਿ ਬੋਲਾ ਬੈਣ। 

ਭੂਪ ਮੇਧ ਕਰੋ ਸਬੈ ਤੁਮ ਆਜ ਜਗ ਅਰੰਭ। 

ਸਤਜੁਗ ਮਾਹਿ ਭਯੋ ਜਿਹੀ ਬਿਧਿ ਕੀਨ ਰਾਜੈ _ਜੰਭ। ੧੨੩। 


ਅੰਤ ਘਾਲ 
ਲਛ ਜਉ ਨ੍ਰਿਪ ਮਾਰੀਯੈ ਤਬ ਹੋਤ ਹੈ ਨ੍ਰਿਪ ਮੇਧ। 
ਏਕ _ਏਕ ਅਨੇਕ _ਸੰਪਤਿ ਦੀਜੀਯੈ _ਭਵਿਖੇਧ। 
ਲਛ _ਲਛ _ਤੁਰੰਗ ਏਕਹਿ ਦੀਜੀਐ _ਅਬਿਚਾਰ। 
ਜਗ ਪੂਰਣ ਹੋਤੁ ਹੈ ਸੁਨ ਰਾਜ ਰਾਜ _ਵਤਾਰ। ੧੨੪ 


ਕੋਟਿ ਕੋਟਿ ਦਿਜੇਕ ਏਕਹਿ _ਦੀਜੀਬੈ _ਅਬਿਲੰਬ। 
ਜਗ ਪੂਰਣ ਹੋਇ ਤਉ ਸੁਨ ਰਾਜ ਰਾਜ ਅਸੰਭ। _੧੨੫॥। 
ਘਾਰਸ਼ਨਾਲ _ਲਾਚਾ 
ਰੁਆਲ ਛੱਟ 
ਸੁਵਰਨ ਕੀ ਨ ਇਤੀ ਕਮੀ ਜਉ ਟੁਟ ਹੈ ਬਹੁ ਬਰਖ। 
ਹਸਤ ਕੀ ਨ ਕਮੀ ਮੁਝੈ ਹਯ ਸਾਰ ਲੀਜੈ ਪਰਖ। 
ਅਉਰ ਜਉ ਧਨ ਚਾਹੀਯੈ ਸੋ ਲੀਜੀਯੈ ਅਬਿਚਾਰ। 
ਚਿਤ ਮੈ ਨ ਕਛੂ ਕਰੋਂ ਸੁਨ ਮੌਤ ਮਿਤ੍ਰ ਅਵਤਾਰ। ੧੨੬। 
ਯਉ ਜਬੈ ਨ੍ਹਿਪ ਉਚਰ੍ਯੋ ਤਬ ਮੰਤ੍ਰਿ ਬਰ ਸੁਨਿ ਬੈਨ। 
ਹਾਥ ਜੋਰਿ ਸਲਾਮ ਕੈ ਨ੍ਰਿਪ ਨੀਚ ਕੈ ਜੁਗ ਨੈਨ। 
ਅਉਰ ਏਕ ਸੁਨੋ ਨ੍ਰਿਪੋਤਮ ਉਚਰੋ ਇਕ _ਗਾਥ। 
ਜੋਨ ਮਧਿ ਸੁਨੀ ਪੁਰਾਰਨਨ ਅਉਰ _ਸਿੰਮ੍ਿਤ _ਸਾਥ। _੧੨੭। 


ਰੁਦੂ ਅਵਤਾਰ ੩੧੭ 


ਇਕ _ਵਾਰ ਦੇਸਾਂ ਦੇਸਾਂ ਦੇ ਰਾਜਿਆਂ ਨੂੰ ਬੰਨ੍ਹ ਕੇ ਪੁੱਤਰਾਂ, ਮਿਤਰਾਂ ਅਤੇ ਕੁਮਾਰਾਂ 
ਸਹਿਤ 'ਰੋਹ” ਦੇਸ ਵਿਚ ਲੈ `ਗਿਆ। ਨਾਰੀ ਸਹਿਤ ਬੈਠ ਕੇ ਸਹੀ ਮਰਯਾਦਾ ਨਾਲ ਯੋਗ ਦਾ 
ਆਰੰਭ _ਕੀਤਾ। _ਕਰੋੜਾਂ ਬ੍ਰਾਹਮਣ ਬੁਲਾ _ਲਏ ਅਤੇ ਬੇਸ਼ੁਮਾਰ _“ਰਿਤਜ” ਸਦ _ਲਏ।੧੨੧। 


ਰਾਜਾ ਅਪਾਰ _ਭੂਪ-ਮੋਧ (ਯੱਗ) ਆਰੰਭ ਕਰਨ _ਲਗਾ। ਭਾਂਤ ਭਾਂਤ ਦੇ 
ਸਮਰਥਾਵਾਨ ਅਤੇ _ਮਿਤਰਾਂ, ਪੁੱਤਰਾਂ ਅਤੇ ਕੁਮਾਰਾਂ ਨੂੰ ਜੋੜ _ਲਿਆ। ਅਨੇਕ _ਭਾਂਤ ਦੇ ਲੋਕ 
ਉਸ ਦੇਸ ਵਿਚ ਆ ਜੁੜੇ। ਰਾਜੇ ਨੇ ਹੋਰਨਾਂ ਰਾਜਿਆਂ ਕੋਲੋਂ ਧਨ, ਦੇਸ ਖੋਹ _ਲਿਆ।੧੨੨। 


ਸਭ ਨੇ ਉਸ ਰਾਜੇ ਦੀ ਸਾਰੀ ਸੰਪਤੀ ਨੂੰ ਅੱਖਾਂ __ਨਾਲ ਵੇਖ _ਲਿਆ। _ਉਹ (ਰਾਜਾ) 
ਭੁਜਾਵਾਂ ਦਾ ਹੰਕਾਰ _ਕਰ ਕੇ ਇਸ ਤਰ੍ਹਾਂ ਬਚਨ ਕਹਿਣ _ਲਗਾ। _ਤੁਸੀਂ _ਅਜ ਸਾਰੇ _ਭੂਪ- 
ਮੋਧ _ਯੌਗ _ਆਰੰਭ _ਕਰ _ਦਿਓ। _ਜਿਸ _ਤਰ੍ਹਾਂ _ਸੌਤ _ਯੂਗ _ਵਿਚ _ਰਾਜੇ _ਜੰਭ _ਨੇ _ਕੀਤਾ 
ਸੀ।੧੨੩। 


ਅੰਤਰਆਂ ਨੰ _/ਕਹ£/ 

ਜੇ ਕਰ ਇਕ ਲਖ ਰਾਜਿਆਂ ਨੂੰ ਮਾਰਿਆ ਜਾਏ ਤਦ 'ਨ੍ਰਿਪ-ਮੇਧ” (ਭੂਪ-ਮੇਧ) ਯੋਗ 
ਹੁੰਦਾ ਹੈ। (ਫਿਰ) ਇਕ ਇਕ (ਯੋਗ ਕਰਾਉਣ ਵਾਲੇ) ਨੂੰ ਅਨੇਕ ਤਰ੍ਹਾਂ ਦੀ ਸੰਪਤੀ ਦਿੱਤੀ 
ਜਾਵੇ _ਅਤੇ (ਉਨ੍ਹਾਂ ਦੇ) ਸੰਸਾਰਿਕ ਦੁਖਾਂ (ਨੂੰ ਖਤਮ _ਕੀਤਾ _ਜਾਏ)। _ਬਿਨਾ ਵਿਚਾਰ ਕੀਤੇ 
ਇਕ ਇਕ ਨੂੰ ਲੱਖ ਲੱਖ ਘੋੜੇ ਦਿੱਤੇ ਜਾਣ। (ਤਦ ਜਾ ਕੇ) ਯੌਂਗ ਪੂਰਨ ਹੁੰਦਾ ਹੈ, ਹੇ 
ਰਾਜ-ਅਵਤਾਰ ਰਾਜਨ! ਸੁਣੋ ।੧੨੪। 

ਭਾਂਤ ਭਾਂਤ _ਧਨ-ਦੌਲਤ ਅਤੇ _ਸੰਪਤੀ ਇਕੋ ਵਾਰ _ਹੀ ਦੇਣੀ ਚਾਹੀਦੀ ਹੈ। (ਇਕ) 
ਲੱਖ _ਹਾਥੀ, ਦੋ ਲੱਖ ਘੋੜੇ ਅਤੇ ਸੋਨੇ ਦੇ ਅਨੇਕ ਭਾਰ (ਦੇਣੇ ਚਾਹੀਦੇ ਹਨ)। ਇਕ ਇਕ 
ਬ੍ਰਾਹਮਣ ਨੂੰ ਬਿਨਾ ਦੇਰ _ਕੀਤੇ ਕਰੋੜ ਕਰੋੜ (ਦੀ _ਰਕਮ) ਦੇਣੀ ਚਾਹੀਦੀ ਹੈ। _ਤਦ ਹੀ 
ਯੋਗ _ਪੂਰਨ _ਹੋਵੇਗਾ; ਹੇ ਰਾਜਿਆਂ _ਦੇ ਰਾਜੇ! _ਸੁਣੋ। _੧੨੫। 


ਨਹੀਂ 

ਹੋਰ ਵੀ ਜੋ ਧਨ ਚਾਹੀਦਾ ਹੈ, ਬਿਨਾ ਵਿਚਾਰੇ ਲੈ _ਲਵੋਂ। ਚਿਤ ਵਿਚ _ਕੁਝ 
ਵਿਚਾਰ _ਨ ਕਰੋਂ, ਹੇ ਮਿਤਰ _ ਭਾਵ _ਵਾਲੇ ਮੰਤਰੀ! ਸੁਣ 

ਜਦੋਂ ਰਾਜੇ ਨੇ ਇਸ ਤਰ੍ਹਾਂ ਬੋਲ ਕਹੇ, ਤਦ ਸ੍ਰੇਸ਼ਠ ਮੰਤਰੀ ਨੇ ਬੋਲ ਸੁਣ ਕੇ, ਹੱਥ 
ਜੋੜ ਕੇ ਰਾਜੇ ਨੂੰ ਸਲਾਮ _ਕੀਤਾ ਅਤੇ ਦੋਵੇਂ ਅੱਖਾਂ ਨੀਵੀਆਂ ਕਰ _ਕੇ (ਕਿਹਾ) ਹੇ ਉਤਮ 
ਰਾਜੇ! ਮੈਂ ਇਕ ਹੋਰ ਗੱਲ ('ਗਾਥ”) ਕਹਿੰਦਾ ਹਾਂ, (ਧਿਆਨ ਨਾਲ) ਸੁਣੋ, ਜੋ (ਮੈਂ) ਪੁਰਾਣਾਂ 
ਅਤੇ _ ਸਿਮ੍ਰਿਤੀਆਂ ਤੋਂ ਸੁਣੀ _ਹੋਈ _ਹੈ।੧੨੭। 


੩੧੮ 


ਸੀ _ਦਸਮ-ਗ੍ਰੰਥ _ਸਾਹਿਬ 


੭ੰਤਾ _ਭਾਚ 

ਰੁਆਲ ਛੱਟ 
ਅਉਰ ਜੋ ਸਭ ਦੇਸ ਕੇ ਨ੍ਰਿਪ ਜੀਤੀਯੈ ਸੁਨਿ ਭੂਪ। 
ਪਰਮ _ਰੂਪ ਪਵਿਤ੍ਰ _ਗਾਤ _ਅਪਵਿਤ੍ਰ _ਹਰਣ _ਸਰੂਪ। 
ਐਸ ਜਉ ਸੁਨਿ ਭੂਪ ਭੂਪਤਿ ਸਭ _ਪੂਛੀਆ ਤਿਹ _ਗਾਥ। 
ਪੂਛ ਆਉ ਸਬੈ ਨ੍ਰਿਪਾਲਨ ਹਉ ਕਹੋ _ਤੁਹ ਸਾਥ। ੧੨੮। 
ਯੌ ਕਹੇ ਜਬ ਬੈਨ ਭੂਪਤਿ ਮੰਤ੍ਰਿ੍‌ ਬਰ ਸੁਨਿ ਧਾਇ। 
ਪੰਚ _ਲਛ ਬੁਲਾਇ ਭੂਪਤਿ ਪੂਛ _ਸਰਬ _ਬੁਲਾਇ। 
ਅਉਰ ਸਾਤ ਹੂੰ ਲੋਕ ਭੀਤਰ ਦੇਹੁ ਅਉਰ _ਬਤਾਇ। 
ਜਉਨ ਜਉਨ ਨ ਜੀਤਿਆ ਨ੍ਰਿਪ ਰੋਸ ਕੈ ਨ੍ਰਿਪ ਰਾਇ। ੧੨੯। 
ਦੇਖਿ ਦੇਖਿ ਰਹੇ ਸਬੈ ਤਰ ਕੋ ਨ ਦੇਤ ਬਿਚਾਰ। 
ਐਸ ਕਉਨ ਰਹਾ ਧਰਾ ਪਰ ਦੇਹੁ ਤਾਹਿ ਉਚਾਰ। 
ਏਕ ਏਕ ਬੁਲਾਇ _ਭੂਪਤਿ ਪੂਛ ਸਰਬ _ਬੁਲਾਇ। 
ਕੋ ਅਜੀਤ ਰਹਾ ਨਹੀ ਜਿਹ ਠਉਰ ਦੇਹੁ `ਬਤਾਇ। _੧੩0। 


ਲੰਕਾ /ਨਘ ਘਾਲ 

ਰੁਆਲ ਛੱਟ 
ਏਕ _ਭੂਪਤਿ _ਉਚਰੋ ਸੁਨਿ ਲੇਹੁ ਰਾਜਾ _ਬੈਨ। 
ਜਾਨ ਮਾਫ ਕਰੋਂ _ਕਹੋਂ ਤਬ ਰਾਜ ਰਾਜ ਸੁ ਨੈਨ। 
ਏਕ ਹੈ ਮੁਨਿ ਸਿੰਧੁ ਮੈ ਅਰੁ ਮਛ ਕੇ ਉਰ ਮਾਹਿ। 
ਮੋਹਿ ਰਾਵ ਬਿਬੇਕ _ਭਾਖੌ ਤਾਹਿ ਭੂਪਤਿ _ਨਾਹਿ। _੧੩੧। 
ਏਕ _ਦ੍ਯੋਸ ਜਟਧਰੀ ਨ੍ਰਿਪ _ਕੀਨੁ _ਛੀਰ ਪ੍ਰਵੇਸ। 
ਚਿਤ੍ਰ ਰੂਪ ਹੁਤੀ ਤਹਾ ਇਕ ਨਾਰਿ ਨਾਗਰ ਭੇਸ। 
ਤਾਸੁ ਦੇਖਿ ਸਿਵੇਸ ਕੋ ਗਿਰ ਬਿੰਦ ਸਿੰਧ ਮਝਾਰ। 
ਮਛ ਪੇਟ ਮਛੰਦੂ ਜੋਗੀ ਬੈਠਿ ਹੈ ਨ੍ਰਿਪ ਬਾਰ। ੧੩੨। 
ਤਾਸੁ ਤੇ ਚਲ ਪੁਛੀਐ ਨ੍ਰਿਪ ਸਰਬ ਬਾਤ _ਬਿਬੇਕ। 
ਏਨ ਤੋਹਿ ਬਤਾਇ ਹੈ ਨ੍ਰਿਪ ਭਾਖਿ ਹੋ ਜੁ ਅਨੇਕ। 
ਐਸ ਬਾਤ ਸੁਨੀ ਜਬੈ ਤਬ ਰਾਜ ਰਾਜ ਅਵਤਾਰ। 
ਸਿੰਧੁ ਖੋਜਨ ਕੋ ਚਲਾ ਲੈ ਜਗਤ ਕੇ ਸਬ _ਜਾਰ। ੧੩੩। 


ਭਾਤਿ ਭਾਤਿ ਮੌਗਾਇ ਜਾਲਨ ਸੰਗ ਲੈ ਦਲ ਸਰਬ। 
ਜੀਤ ਦੁੰਦਭ ਦੈ ਚਲਾ ਨ੍ਰਿਪ ਜਾਨਿ ਕੈ ਜੀਅ ਗਰਬ। 
ਮੌਤ੍ਰੀ ਮਿਤ _ਕੁਮਾਰਿ ਸੰਪਤ ਸਰਬ _ਮਧਿ _ਬੁਲਾਇ। 

ਸਿੰਧ ਜਾਰ ਡਰੇ ਜਹਾ ਤਹਾ _ਮਛ _ਸਤ੍ਹ _ਡਰਾਇ। _੧੩੪। 


ਰੁਦੂ ਅਵਤਾਰ ੩੧੯ 


ਹੇ ਰਾਜਨ! ਸੁਣੋ, ਹੋਰ ਜੋ_ਸਾਰੇ ਦੇਸਾਂ ਦੇ ਰਾਜੇ ਜਿਤੇ ਹੋਏ ਹਨ, ਅਤੇ (ਜਿਨ੍ਹਾਂ ਦੇ) 
ਪਰਮ _ਰੂਪ ਅਤੇ _ਪਵਿਤੁ _ਸ਼ਰੀਰ ਅਤੇ _ਅਪਵਿਤੁਤਾ ਨੂੰ ਹਰਨ _ਵਾਲੇ _ਸਰੂਪ _ਹਨ। _ਇਸ 


= ਦੇ ਘ = 


ਤਰ੍ਹਾਂ `ਹੇ ਰਾਜਿਆਂ ਦੇ ਸੁਆਮੀ! ਸੁਣੋ, ਉਨ੍ਹਾਂ _ਸਾਰਿਆਂ ਤੋਂ ਇਹ ਗੱਲ ਪੁਛੋ। (ਰਾਜੇ ਨੇ ਕਿਹਾ 


ਹੇ ਮੰਤਰੀ!) ਮੈਂ ਤੈਨੂੰ ਕਹਿੰਦਾ _ਹਾਂ ਕਿ _ਸਾਚਿਆਂ ਰਾਜਿਆਂ _ ਨੂੰ ਪੁਛ _ ਆਓ।੧੨੮। 

ਜਦ ਰਾਜੇ ਨੇ ਇਸ ਤਰ੍ਹਾਂ ਬੋਲ ਕਹੇ, ਤਾਂ ਸ੍ਰੇਸ਼ਠ ਮੰਤਰੀ ਸੁਣ ਕੇ ਭਜ _ਪਿਆ। ਪੰਜ 
ਲੱਖ _ਰਾਜੇ ਬੁਲਾ ਲਏ ਅਤੇ ਸਾਰੇ ਬੁਲਾਏ ਹੋਇਆਂ ਨੂੰ ਪੁਛਿਆ। ਹੋਰ ਸੱਤ ਲੋਕਾਂ ਵਿਚ 
(ਕੋਈ ਇਕ ਵੀ ਰਾਜਾ) ਦਸ ਦਿਓ, ਜਿਸ ਜਿਸ ਨੂੰ ਰਾਜੇ ਨੇ ਕ੍ਰੋਧ ਕਰ ਕੇ ਨਹੀਂ ਜਿਤਿਆ 
ਹੰ।੧੨੯। 


ਸਾਰੇ _ ਹੇਠਾਂ ਨੂੰ ਵੇਖਦੇ ਰਹੇ, ਕਿਸੇ ਨੇ _ਵੀ _ਵਿਚਾਰ-ਪੂਰਵਕ _ਉੱਤਰ _ਨਹੀਂ_ਦਿੱਤਾ। 
ਅਜਿਹਾ ਕੌਣ _ਧਰਤੀ ਉਤੇ ਰਹਿ ਗਿਆ ਹੈ, ਜਿਸ ਬਾਰੇ _ਉਹ _ਦਸ _ਦੇਣ। ਇਕ ਇਕ 
ਰਾਜੇ ਨੂੰ ਬੁਲਾ ਬੁਲਾ ਕੇ ਫਿਰ ਸਾਰਿਆਂ ਨੂੰ ਬੁਲਾ ਪੁਛਿਆ। _ਕੋਈ _ਵੀ ਜਿਤੇ ਬਿਨਾ 


ਰੁਆਲ ਛੱਟ 

ਇਕ ਰਾਜੇ ਨੇ ਕਿਹਾ ਹੇ ਰਾਜਨ! ਬਚਨ _ਸੁਣ _ਲਵੋ। ਜੇ ਮੇਰੀ ਜਾਨ ਬਖ਼ਸ਼ੀ ਕਰ 
ਦਿਓ, ਤਦ ਹੇ ਸੁੰਦਰ ਨੈਣਾਂ ਵਾਲੇ ਰਾਜਿਆਂ ਦੇ ਰਾਜੇ। (ਇਕ _ਗੱਲ ਕਹਿੰਦਾ ਹਾਂ)। ਇਕ 
ਮੁਨੀ ਮੌਛ ਦੇ ਪੇਟ ਵਿਚ ਹੈ ਅਤੇ ਸਮੁੰਦਰ ਵਿਚ ਰਹਿੰਦਾ ਹੈ। ਹੇ ਰਾਜਨ! ਉਸ ਨੂੰ (ਸਾਰੇ) 
ਰਾਜੇ _ਮੋਹ _ਅਤੇ ਬਿਬੇਕ _ਦਾ _ਭਪ _ਕਹਿੰਦੇ _ਹਨ।੧੩੧। 


ਇਕ ਦਿਨ _ਜਟਾਧਾਰੀ ਰਾਜੇ _ਨੇ _ਛੀਰ ਸਮੁੰਦਰ ਵਿਚ ਪ੍ਰਵੇਸ਼ _ਕੀਤਾ। ਉਥੇ ਇਕ 
ਚਿਤਰ _ਦੇ ਸਮਾਨ ਸੁੰਦਰ ਰੂਪ _ਵਾਲੀ ਚਤੁਰ _ਭੇਸ _ਵਾਲੀ ਇਸਤਰੀ _ਸੀ। _ਉਸ ਨੂੰ ਵੇਖ 
ਕੇ ਸ਼ਿਵ ਦੇ ਅਵਤਾਰ _(“ਸਿਵੇਸ”-ਦੱਤ) ਦਾ ਵੀਰਜ ਸਮੁੰਦਰ ਵਿਚ ਡਿਗ _ਪਿਆ। ਹੇ ਰਾਜਨ! 
ਮਛਿੰਦੂ ਨਾਂ ਦਾ ਯੋਗੀ (ਉਸ ਵੀਰਜ ਤੋਂ ਪੈਦਾ ਹੋ ਕੇ) ਬਾਲਕ ਦਾ ਰੂਪ ਧਾਰ ਕੇ _ਮੱਛ 
ਦੇ ਪੇਟ ਵਿਚ _ਬੈਠਾ _ਹੈ।੧੩੨। 


ਇਸ ਲਈ ਹੇ ਰਾਜਨ! ਉਸ ਪਾਸੋਂ ਬਿਬੇਕ ਦੀ ਸਭ _ਗੌਲ ਜਾ ਕੇ ਪੁਛਣੀ ਚਾਹੀਦੀ 
ਹੈ। (ਉਹੀ) ਤੁਹਾਨੂੰ ਠੀਕ _ਦਸੇਗਾ, ਹੇ ਰਾਜਨ _! (ਉਹ) ਹੋਰ ਅਨੇਕ _(ਗੱਲਾਂ ਵੀ) ਦਸੇਗਾ। 
ਜਦੋਂ ਇਸ ਤਰ੍ਹਾਂ ਦੀ ਗੱਲ ਰਾਜਿਆਂ ਦੇ ਅਵਤਾਰ ਰਾਜੇ ਨੇ ਸੁਣੀ, (ਤਦ) ਸੰਸਾਰ ਦੇ ਸਾਰੇ 
ਜਾਲ _ਨਾਲ _ਲੈ ਕੇ ਸਮੁੰਦਰ ਵਿਚੋਂ _ਲਭਣ _ ਲਈ _ ਤੁਰ _ਗਿਆ।੧੩੩। 


ਭਾਂਤ ਭਾਂਤ ਦੇ ਜਾਲਾਂ ਨੂੰ ਮੰਗਵਾ ਕੇ, ਸਾਰੇ ਦਲ ਨੂੰ ਨਾਲ ਲੈ ਕੇ ਜਿਤ ਦਾ ਨਗਾਰਾ 
ਵਜਾਉਂਦਾ ਹੋਇਆ ਰਾਜਾ ਚਲ ਪਿਆ, ਜਿਸ ਦੇ ਹਿਰਦੇ ਵਿਚ ਗਰਬ _ਪਤਾ ਚਲਦਾ _ਸੀ। 
ਮੰਤਰੀ, ਮਿਤਰ ਅਤੇ _ਕੁਮਾਰਾਂ ਨੂੰ ਸਭ _ਸੰਪੌਤੀ ਸਹਿਤ (ਸਮੁੰਦਰ) ਵਿਚ ਬੁਲਾ ਲਿਆ _ਅਤੇ 


ਮੌਛ _ਵੈਰੀ _ਨੂੰ _ਡਰਾਉਂਦੇ ਹੋਇਆਂ ਜਿਥੇ _ਕਿਥੇ _ਸਮੁੰਦਰ _ਵਿਚ _ਜਾਲ _ਪਵਾ _ਦਿੱਤੇ।੧੩੪। 


੩੨0 


ਸੀ _ਦਸਮ-ਗ੍ੰਥ _ਸਾਹਿਬ 


ਭਾਤਿ _ਭਾਤਨ ਮਛ _ਕਛਪ ਅਉਰ ਜੀਵ _ਅਪਾਰ। 
ਬਧਿ ਜਾਰਨ ਹ੍ਹੈ ਕਢੇ ਤਬ ਤਿਆਗਿ ਪ੍ਰਾਨ ਸੁ _ਧਾਰ। 
ਸਿੰਧੁ ਤੀਰ ਗਏ ਜਬੈ ਜਲ ਜੀਵ ਏਕੈ ਬਾਰ। 
ਐਸ. ਭਾਤਿ ਭਏ ਬਖਾਨਤ ਸਿੰਧੁ ਪੈ ਮਤ ਸਾਰ। ੧੩੫। 
ਬਿਪ ਕੋ ਧਰਿ ਸਿੰਧੁ ਮੂਰਤਿ ਆਇਯੋ ਤਿਹ ਪਾਸਿ। 
ਰਤਨ ਹੀਰ ਪ੍ਰਵਾਲ ਮਾਨਕ ਦੀਨ ਹੈ _ਅਨਿਆਸ। 
ਜੀਵ _ਕਾਹਿ _ਸੰਘਾਰੀਐ ਸੁਨਿ _ਲੀਜੀਐ ਨ੍ਰਿਪ _ਬੈਨ। 
ਜਉਨ ਕਾਰਜ ਕੋ ਚਲੇ ਤੁਮ ਸੋ ਨਹੀ ਇਹ ਠੈਨ। ੧੩੬। 
/ਨਹ ਬਾਝ 
ਰੁਆਲ ਛੱਟ 
ਛੀਰ ਸਾਗਰ ਹੈ ਜਹਾ ਸੁਨ ਰਾਜ ਰਾਜ ਵਤਾਰ। 
ਮਛ ਉਦਰ ਮਛੰਦੂ ਜੋਗੀ ਬੈਠ ਹੈ ਬੂਰਤ _ਧਾਰਿ। 
ਡਾਰਿ ਜਾਰ _ਨਿਕਾਰ ਤਾਕਹਿ ਪੂਛ ਲੇਹੁ _ਬਨਾਇ। 
ਜੋ ਕਹਾ ਸੋ ਕੀਜੀਐ ਨ੍ਰਿਪ ਇਹੀ ਸਤਿ ਉਪਾਇ। ੧੩੭। 
ਜੋਰਿ _ਬੀਰਨ _ਨਾਖ _ਸਿੰਧਹ ਆਗ ਚਾਲ _ਸੁਬਾਹ। 
ਹੂਰ ਪੂਰ ਰਹੀ ਜਹਾ ਤਹਾ ਜੜ੍ਹ _ਤੜ੍ਹ _ਉਛਾਹ। 
ਭਾਤਿ _ਭਾਤਿ ਬਜੰਤੁ _ਬਾਜਤ ਅਉਰ _ਘੁਰਤ _ਨਿਸਾਨ। 
ਛੀਰ ਸਿੰਧੁ ਹੁਤੋ ਜਹਾ ਤਿਹ ਠਾਮ ਪਹੁਚੇ ਆਨਿ। ੧੩੮। 
ਸੂਤੁ ਜਾਰ ਬਨਾਇ ਕੈ ਤਿਹ ਮਧਿ ਡਾਰਿ ਅਪਾਰ। 
ਅਉਰ ਜੀਵ ਘਨੇ ਗਹੇ ਨ ਵਿਲੋਕਯੋ ਸਿਵ _ਬਾਰ। 
ਹਾਰਿ ਹਾਰਿ ਫਿਰੇ ਸਬੈ ਭਟ ਆਨਿ ਭੂਪਤਿ ਤੀਰ। 
ਅਉਰ ਜੀਵ ਘਨੇ ਗਹੇ ਪਰ ਸੋ ਨ ਪਾਵ ਫਕੀਰ। ੧੩੯। 
ਮਛ ਪੇਟਿ ਮਛੰਦੂ ਜੋਗੀ ਬੈਠ ਹੈ ਬਿਨੁ ਆਸ। 
ਜਾਰ ਭੇਟ ਸਕੈ ਨ ਵਾ ਕੋ ਮੋਨਿ ਅੰਗ ਸੁ ਬਾਸ। 
ਏਕ ਜਾਰ ਸੁਨਾ ਨਯੋ ਤਿਹ _ਡਾਰੀਐ ਅਬਿਚਾਰ। 
ਸਤਿ ਬਾਤ ਕਹੋ_ਤੁਮੈ ਸੁਨਿ ਰਾਜ ਰਾਜ _ਵਤਾਰ। _੧੪0। 
ਗਿਆਨ ਨਾਮੁ _ਸੁਨਾ ਹਮੋ ਤਿਹ ਜਾਰ ਕੋ ਨ੍ਰਿਪ _ਰਾਇ। 
ਤਉਨ ਤਾ ਮੈ ਡਾਰਿ ਕੈ ਮੁਨਿ ਰਾਜ ਲੇਹੁ ਗਹਾਇ। 
ਯੌਨ ਹਾਥਿ ਪਰੇ ਮੁਨੀਸੁਰ ਬੀਤ ਹੈ ਬਹੁ ਬਰਖ। 
ਸਤਿ ਬਾਤ ਕਹੋ _ਤੁਮੈ ਸੁਨ ਲੀਜੀਐ _ਭਰਤਰਖ। _੧੪੧। 
ਯੌਨ ਪਾਨਿ ਪਰੇ ਮੁਨਾਬਰ ਹੋਹਿੰ ਕੋਟਿ ਉਪਾਇ। 
ਡਾਰ ਕੇ ਤੁਮ ਗ੍ਯਾਨ ਜਾਰ ਸੁ ਤਾਸੁ ਲੇਹੁ ਗਹਾਇ। 
ਗ੍ਯਾਨ ਜਾਰ ਜਬੈ ਨ੍ਰਿਪੰਬਰ ਡਾਰ੍ਯੋ ਤਿਹ _ਬੀਚ। 
ਤਉਨ _ਜਾਰ _ਗਹੋ_ਮੁਨਾਬਰ ਜਾਨੁ _ਦੂਜ _ਦਧੀਚ। _੧੪੨। 


ਰੁਦੂ ਅਵਤਾਰ ੩੨੧ 


ਭਾਂਤ ਭਾਂਤ ਦੇ ਮੇਛ, ਕੌਛੂਏ ਅਤੇ ਹੋਰ ਅਪਾਰ ਜੀਵ _ਜਾਲਾਂ ਵਿਚ ਬੰਨ੍ਹ ਕੇ (ਬਾਹਰ) 
ਕਢੇ, ਤਦ (ਉਹ) ਪ੍ਰਾਣ ਤਿਆਗ ਕੇ ਚਲੇ _ਗਏ। (ਅਜਿਹੀ ਸੰਕਟ ਦੀ ਘੜੀ ਵਿਚ) ਸਾਰੇ 
ਜੀਵ ਇਕੋ ਵਾਰ ਇਕੱਠੇ ਹੋ ਕੇ ਸਮੁੰਦਰ ਪਾਸ _ਚਲੇ ਗਏ। (ਉਹ ਸਾਰੇ) ਸੁਂਸ਼ਠ ਮਤ ਵਾਲੇ 
ਸਮੁੰਦਰ ਪ੍ਰਤਿ _ਇਸ _ ਤਰ੍ਹਾਂ _ਕਹਿਣ _ਲਗੇ।੧੩੫। 


ਸਮੁੰਦਰ ਬ੍ਰਾਹਮਣ ਰੂਪ ਧਾਰ ਕੇ ਉਸ (ਰਾਜੇ) ਪਾਸ ਆ ਗਿਆ। (ਉਸ ਨੇ) ਬਿਨਾ 
ਯਤਨ ਕੀਤੇ ਰਤਨ, ਹੀਰੇ, ਪ੍ਰਬਲ _ਅਤੇ ਮਾਣਕ ਲਿਆ ਦਿੱਤੇ (ਅਤੇ _ਕਿਹਾ--) ਹੇ ਰਾਜਨ! 
(ਮੇਰੀ) ਗੱਲ ਸੁਣੋ, ਜੀਵਾਂ ਨੂੰ ਕਿਸ ਲਈ ਮਾਰ ਰਹੇ _ਹੋ। ਜਿਸ ਕਾਰਜ ਲਈ ਤੁਸੀਂ ਚਲ 


ਕੇ ਆਏ ਹੋ, ਉਹ ਇਸ _ਸਾਥਾਨ ਤੇ ਨਹੀਂ ਹੈ।੧੩੬। 


ਅੰਦਰ ਨੰ /ਨੈਹਾ - 
ਰੁਆਲ ਛੱਟ 

ਹੇ ਰਾਜਿਆਂ ਦੇ ਅਵਤਾਰ ਰਾਜਾ! ਸੁਣੋ, ਜਿਥੇ ਛੀਰ ਸਮੁੰਦਰ ਹੈ, (ਉਥੇ) ਮੌਂਛ ਦੇ 
ਪੇਟ ਵਿਚ ਮਫਿੰਦੂ ਜੋਗੀ ਬੂਤ _ਧਾਰ ਕੇ ਬੈਠਾ ਹੈ। ਉਸ ਨੂੰ ਜਾਲ ਪਾ ਕੇ ਕਢੋ ਅਤੇ ਚੰਗੀ 
ਤਰ੍ਹਾਂ ਪੁਛ _ਲਵੋ। ਹੇ ਰਾਜਨ! ਜੋ _ਮੈਂ ਕਿਹਾ ਹੈ, ਉਹੀ ਕਰੋ। ਇਹੀ ਉਪਾ_ਸੌਚਾ_ਹੈ। _੧੩੭। 


(ਸਾਰੇ) ਸੂਰਮਿਆਂ ਨੂੰ _ਜੋੜ ਕੇ _ਅਤੇ ਸਮੁੰਦਰ ਨੂੰ _ਲੰਘ _ਕੇ _ਰਾਜਾ _ਅਗੇ ਤੁਰ 
ਚਲਿਆ। _ ਜਿਥੇ ਕਿਥੇ ਹੂਰਾਂ ਭਰੀਆਂ ਪਈਆਂ _ਸਨ ਅਤੇ ਇਧਰ _ਉਧਰ _ਉਤਸਾਹ ਛਾਇਆ 
ਹੋਇਆ _ਸੀ। ਭਾਂਤ ਭਾਂਤ ਦੇ ਵਾਜੇ _ਵਜਦੇ ਸਨ ਅਤੇ ਧੌੱਸੇ ਗੂੰਜ ਰਹੇ _ਸਨ। ਜਿਥੇ _ਛੀਰ 


ਸਮੁੰਦਰ _ਸੀ, _ਉਥੇ _ਆ ਪਹੁੰਚੇ। _੧੩੮। 


ਸੂਤਰ ਦਾ ਜਾਲ ਬਣਾ ਕੇ, ਉਸ ਅਪਾਰ (ਸਮੁੰਦਰ) ਵਿਚ ਪਵਾ ਦਿੱਤਾ। ਹੋਰ ਬਹੁਤ 
ਸਾਰੇ ਜੀਵ ਪਕੜ ਲਏ ਪਰ ਸ਼ਿਵ ਦਾ ਬਾਲਕ (ਮਛਿੰਦੂ) ਨ _ਦਿਸਿਆ। ਸਾਰੇ ਸੂਰਮੇ (ਜਾਲ 
ਪਾ ਪਾ ਕੇ) ਹਾਰੇ ਹੋਏ ਫਿਰਦੇ ਫਿਰਦੇ ਰਾਜੇ ਕੋਲ ਆ ਗਏ (ਅਤੇ ਕਹਿਣ ਲਗੇ) ਹੋਰ 
ਜੀਵ ਤਾਂ ਬਹੁਤ _ਪਕੜੇ _ਗਏ ਹਨ, ਪਰ ਉਹ ਫਕੀਰ (ਜੋਗੀ) ਪ੍ਰਾਪਤ ਨਹੀਂ 
ਹੌ ਇਆ।੧੩੯। 


ਮਛ ਦੇ ਪੇਟ ਵਿਚ _ਮਛਿੰਦੂ ਜੋਗੀ ਆਸ-ਰਹਿਤ ਹੋ ਕੇ ਬੈਠਾ ਹੈ। ਜਾਲ ਉਸ ਨੂੰ 
ਛੋਹ ਤਕ ਨਹੀਂ ਸਕਦਾ ਕਿਉਂਕਿ ਉਹ _ਮੋਨੀ ਸ਼ਰੀਰ ਵਿਚ ਵਸਦਾ ਹੈ। ਇਕ _ਹੋਰ ਨਵਾਂ 
ਜਾਲ ਸੁਣਿਆ ਹੈ, ਉਸ ਨੂੰ ਬਿਨਾ ਵਿਚਾਰੇ ਪਾਣਾ ਚਾਹੀਦਾ ਹੈ। _ਹੇ ਰਾਜਿਆਂ ਦੇ ਅਵਤਾਰ 


ਰਾਜਨ! ਸੁਣੋਂ, _(ਮੈਂ) ਕਦੇ ਸੌਚੀ _ਗੌਲ _ ਕਹਿੰਦਾ _ਹਾਂ।੧੪0। 

ਹੇ ਰਾਜਨ! ਅਸੀਂ ਉਸ ਜਾਲ ਦਾ ਨਾਂ ਗਿਆਨ” ਸੁਣਿਆ ਹੈ। ਉਸ ਨੂੰ ਉਸ 
(ਸਮੁੰਦਰ) ਵਿਚ ਪਾ ਕੇ ਮੁਨੀ ਰਾਜ (ਮਛਿੰਦ) ਨੂੰ ਪਕੜ _ਲਵੋ। _ਇਨ੍ਹਾਂ ਸਾਧਨਾਂ _ਨਾਲ 
ਮੁਨੀਸਰ ਹੱਥ ਨਹੀਂ _ਲਗੇਗਾ, ਭਾਵੇਂ ਬਹੁਤ ਹੀ ਵਰ੍ਹੇ ਕਿਉਂ ਨ ਬੀਤ _ਜਾਣ। ਹੇ ਭਰਤਰਖ! 
(ਮੈਂ) ਤੁਹਾਨੂੰ _ਸੋਂਚੀ _ਗੌਲ _ਕਹਿੰਦਾ _ਹਾਂ, ਸੁਣ _ਲਵੋ।੧੪੧। 

ਇਸ ਤਰ੍ਹਾਂ _ਮੁਨੀਸਰ ਹੱਥ _ਨਹੀਂ ਲਗਣਾ, _ ਭਾਵੇਂ ਕਰੋੜਾਂ _ਉਪਾ _ਕਿਉਂ ਨ ਹੌਣ। 
ਤੁਸੀਂ ਗਿਆਨ ਦਾ ਜਾਲ ਪਾ ਕੇ ਉਸ ਨੂੰ ਪਕੜ ਲਵੋ। ਜਦ ਸੂਸ਼ਨ ਰਾਜੇ (ਪਾਰਸ ਨਾਥ) 
ਉਸ ਵਿਚ ਗਿਆਨ ਦਾ ਜਾਲ ਪਾ _ਦਿੱਤਾ। ਉਸ _ਜਾਲ ਨੇ ਮੁਨੀਸਰ ਨੂੰ ਪਕੜ ਲਿਆ, 


ਨੇ 
ਮਾਨੋ _ਦੁਜਾ _ਦਧੀਚ _(ਪੈਦਾ _ਹੋ__ ਗਿਆ _ਹੋਵੇ)।੧੪੨। 


੩੨੨ 


ਸੀ _ਦਸਮ-ਗ੍ੰਥ _ਸਾਹਿਬ 


ਮਛ ਸਹਿਤ ਮਛਿੰਦੂ ਜੋਗੀ _ਬਧਿ ਜਾਰ _ਮਝਾਰ। 

ਮਛ ਲੋਕ ਬਿਲੋਕਿ ਕੈ ਸਬ ਹ੍ਹੈ ਗਏ ਬਿਸੰਭਾਰ। 

ਦੂ ਮਹੂਰਤ ਬਿਤੀ ਜਬੈ ਸੁਧਿ ਪਾਇ ਕੈ ਕਛੁ ਅੰਗਿ। 

ਭੂਪ ਦ੍ਰਾਰ ਗਏ ਸਭੈ ਭਟ _ਬਾਧਿ ਅਸਤ _ਉਤੰਗ। _੧੪੩। 

ਮਛ ਉਦਰ ਲਗੇ _ਸੁ _ਚੀਰਨ ਕਿਉਹੂੰ ਨ ਚੀਰਾ _ਜਾਇ। 

ਹਾਰਿ ਹਾਰਿ ਪਰੈ ਜਬੈ ਤਬ ਪੂਛ ਮਿਤ ਬੁਲਾਇ। 

ਅਉਰ _ਕਉਨ _ਬਿਚਾਰੀਐ ਉਪਚਾਰ _ਤਾਕਰ _ਆਜ। 

ਦ੍ਰਿਸਟਿ ਜਾ ਤੇ ਪਰੈ ਮੁਨੀਸੂਰ ਸਰੇ _ਹਮਰੋ ਕਾਜੁ। ੧੪੪। 
ਦੰਹਰ” 

ਮਛ ਪੇਟ ਕਿਹੂੰ ਨ ਫੁਟੇ ਸਬ ਕਰ ਹਟੇ ਉਪਾਇ। 

ਗ੍ਯਾਨ ਗੁਰੂ ਤਿਨ ਕੋ_ਹੁਤੋ ਪੂਛਾ ਤਹਿ _ਬਨਾਇ। _੧੪੫। 
ਤੱਟਕਾ ਛੰਦ 

ਭਟ ਤ੍ਯਾਗ ਕੈ ਸਬ _ਗਰਬ। ਨ੍ਰਿਪ ਤੀਰ ਬੋਲੋ ਸਰਬ। 


ਨ੍ਰਿਪ _ਪੂਛੀਐ ਗੁਰ _ਗ੍ਯਾਨ। _ਕਹਿ ਦੇਇ ਤੋਹਿ _ਬਿਧਾਨ। _੧੪੬। 


ਬਿਧਿ ਪੂਰਿ ਕੈ ਸੁਭ ਚਾਰ। ਅਰੁ ਗ੍ਯਾਨ ਰੀਤਿ ਬਿਚਾਰਿ। 
ਗੁਰ ਭਾਖੀਐ ਮੁਹਿ ਭੇਵ। ਕਿਮ _ਦੇਖੀਐ ਮੁਨਿ _ਦੇਵ। ੧੪੭। 


ਗੁਰ ਗ੍ਯਾਨ ਬੋਲ੍ਯੋ _ਬੈਨ। ਸੁਭ _ਬਾਚ ਸੋ ਸੁਖ ਦੈਨ। 
ਛੁਰਕਾ ਬਿਬੇਕ ਲੈ ਹਾਥ। ਇਹ ਫਾਰੀਐ ਤਿਹ ਸਾਥ। _੧੪੮। 


ਤਬ ਕਾਮ ਤੈਸੋ ਈ ਕੀਨ। ਗੁਰ _ਗ੍ਯਾਨ ਜ੍ਯੋਂ_ਸਿਖ ਦੀਨ। 
ਗਹਿ ਕੈ ਬਿਬੇਕਹਿ ਹਾਥ। ਤਿਹ ਚੀਰਿਆ ਤਿਹ _ਸਾਥ। ੧੪੯। 


ਜਬ _ਚੀਰਿ ਪੇਟ ਬਨਾਇ। ਤਬ ਦੇਖਏ ਜਗ _ਰਾਇ। 
ਜੁਤ ਧ੍ਯਾਨ ਮੁੰਦੂਤ ਨੈਨ। ਬਿਨੁ ਆਸ ਚਿਤ ਨ ਡੂਲੈਨ। _੧੫0। 


ਸਤ ਧਾਤ ਪੁਤ੍ਰ _ਕੀਨ। ਮੁਨਿ ਦ੍ਰਿਸਟਿ ਤਰ ਧਰ _ਦੀਨ। 
ਜਬ ਛੂਟਿ ਰਿਖਿ ਕੇ ਧ੍ਯਾਨ। ਤਬ _ਭਏ ਭਸਮ ਪ੍ਰਮਾਨ। ੧੫੧। 


ਹਮ 


ਅਉਰ ਦ੍ਰਿਗ _ਤਰਿ ਆਉ। ਸੋਊ ਜੀਅਤ ਜਾਨ ਨ_ਪਾਉ। 
ਭਸਮ ਹੋਵਤ ਜਾਨੁ। ਬਿਨੁ ਪ੍ਰੀਤਿ ਭਗਤ ਨ ਮਾਨੁ। ੧੫੨। 


ਗਿ 1 


ਜਬ ਭਏ ਪੁਤ੍ਰ _ਭਸਮ। ਜਨ _ਅੰਧਤਾ ਰਵਿ ਰਸਮ। 
ਪੁਨਿ _ਪੂਛੀਆ _ਤਿਹਾ _ਜਾਇ। ਮੁਨਿ ਰਾਜ ਭੇਦ _ਬਤਾਇ। _੧੫੩। 


ਮੌਛ ਸਮੇਤ _ਮਛਿੰਦੂ ਜੋਗੀ ਨੂੰ ਜਾਲ _ਵਿਚ ਬੰਨ੍ਹ _ਲਿਆ। ਮੇਂਛ ਨੂੰ 
ਲੋਕ ਸੁਧ ਬੁਧ ਖੋਹ ਬੈਠੇ। ਦੋ ਮਹੂਰਤ ਬੀਤਣ ਤੇ ਜਦ ਸ਼ਰੀਰਾਂ ਦੀ | 
ਸਕੇ, (ਤਦ) ਸਾਰੇ ਸੂਰਮੇ ਸੁੰਦਰ ਅਸਤ ਸ਼ਸਤੁ ਬੰਨ੍ਹ ਕੇ ਰਾਜੇ ਦੇ ਦੁਆਰ ਉਤੇ 
ਗਏ ।੧੪੩। 


ਉਹ (ਸਾਰੇ) _ਮੌਂਛ _ਦਾ ਪੇਟ _ਚੀਰਨ _ਲਗੇ, _ਪਰ ਕਿਸੇ ਤਰ੍ਹਾਂ ਵੀ _ਚੀਰਿਆ ਨਹੀਂ 
ਜਾ _ਸਕਿਆ। ਜਦ ਸਾਰੇ ਹਾਰ ਹਾਰ ਕੇ ਬਸ ਕਰ ਗਏ, ਤਦ ਮਿਤਰ ਨੂੰ ਬੁਲਾ ਕੇ ਪੁਛਿਆ। 


(ਉਸ ਨੂੰ ਚੀਰਨ ਲਈ) _ਅਜ ਹੋਰ _ਕੋਈ ਯਤਨ (ਉਪਚਾਰ) ਵਿਚਾਰਨਾ ਚਾਹੀਦਾ ਹੈ, (ਜਿਸ 
ਕਰ ਕੇ) ਮੁਨੀਸਰ (ਸਾਡੀ) ਨਜ਼ਰ _ਧੈ ਜਾਏ _ ਅਤੇ _ਸਾਡੇ _ਕੰਮ _ਸੰਵਰ _ ਜਾਣ।੧੪੪। 
ਦੰਹਰਾ 

ਮੌਛ ਦਾ ਪੇਟ ਕਿਸੇ ਤਰ੍ਹਾਂ ਵੀ ਨ ਫਟਿਆ, ਸਾਰੇ ਹੀ ਯਤਨ ਕਰ ਕੇ ਥਕ _ਗਏ। 
(ਫਿਰ) ਉਨ੍ਹਾਂ ਦਾ “ਗਿਆਨ” (ਨਾਂ ਦਾ) ਗੁਰੂ ਸੀ, ਉਸ ਨੂੰ ਜਾ ਕੇ ਪੁਛਿਆ।੧੪੫। 
ਤੱਟਕਾ ਛੰਟਾ 

ਸੂਰਮੇ _ਸਾਰਾ _ਗਰਬ _ਛਡ ਕੇ ਰਾਜੇ ਕੋਲ ਜਾ ਕੇ ਕਹਿਣ ਲਗੇ£ਹੇ ਰਾਜਨ! 
“ਗਿਆਨ” (ਨਾਂ ਵਾਲੇ) ਗੁਰੂ ਨੂੰ ਪੁਛ ਵੇਖੋ, _ਉਹ ਤੁਹਾਨੂੰ (ਸ਼ਾਇਦ) ਕੋਈ ਢੰਗ ਜਾਂ ਜੁਗਤ 
ਦਸ ਦੇਵੇ।੧੪੬। 

ਸ਼ੁਭ ਆਚਾਰ ਦੀ ਵਿਧੀ ਪੂਰੀ ਕਰ ਕੇ ਅਤੇ ਗਿਆਨ ਦੀ ਰੀਤ ਵਿਚਾਰ ਕੇ (ਰਾਜੇ 
ਨੇ ਕਿਹਾ--) ਹੇ ਗੁਰਦੇਵ! ਮੈਨੂੰ (ਉਹ) ਭੇਦ ਦਸ ਦਿਓ ਕਿ ਕਿਵੇਂ ਮੁਨੀ ਦੇਵ ਦੇ ਦਰਸ਼ਨ 
ਪ੍ਰਾਪਤ _ਕਰਾਂ।੧੪੭। 

“ਗਿਆਨ” ਗੁਰੂ ਨੇ ਸ਼ੁਭ ਅਤੇ ਸੁਖ ਦੇਣ ਵਾਲੇ ਬਚਨ ਕਹੇ (ਹੇ ਰਾਜਨ!) ਬਿਬੇਕ 
ਦਾ ਛੁਰਾ ਹੱਥ ਵਿਚ ਲੈ ਲਵੋ। ਉਸ ਨਾਲ (ਇਸ ਮੌਛ ਦਾ) ਪੇਟ ਫਾੜੋ।੧੪੮। 


ਤਦ ਉਸੇ ਤਰ੍ਹਾਂ ਕੰਮ _ਕੀਤਾ ਜਿਵੇਂ “ਗਿਆਨ” ਗੁਰੂ ਨੇ ਸਿਖਿਆ ਦਿੱਤੀ ਸੀ। ਹੱਥ 
ਵਿਚ ਬਿਬੇਕ (ਦੇ ਛੁਰੇ ਨੂੰ) ਪਕੜ ਕੇ, _ਉਸ _ਨਾਲ _ਉਸ ਨੂੰ ਚੀਰ _ਦਿੱਤਾ। _੧੪੯। 


ਜਦ _(ਮੌਛ ਦਾ) ਪੇਟ ਚੰਗੀ ਤਰ੍ਹਾਂ _ਚੀਰਿਆ ਗਿਆ ਤਦ ਜਗਤ ਦੇ ਰਾਜੇ _(ਮਛਿੰਦੂ) 
ਨੂੰ ਵੇਖਿਆ। (ਉਸ ਨੇ) ਧਿਆਨ ਵਿਚ _ਔੱਖਾਂ ਬੰਦ _ਕੀਤੀਆਂ ਹੋਈਆਂ _ਸਨ ਅਤੇ ਆਸ ਤੋਂ 
ਰਹਿਤ _ਹੋਏ _ਦਾ ਚਿਤ _ਡੋਲਦਾ ਨਹੀਂ __ਸੀ।੧੫0। 

ਸੱਤ ਧਾਤਾਂ ਦਾ ਇਕ ਪੁਤਲਾ ਬਣਾ ਲਿਆ। (ਉਸ ਨੂੰ) ਮੁਨੀ ਦੀ ਨਜ਼ਰ ਹੇਠਾਂ ਰੱਖ 
ਦਿੱਤਾ। ਜਦ ਰਿਸ਼ੀ (ਮੁਨੀ) ਦਾ ਧਿਆਨ ਛੁਟਿਆ, ਤਦ (ਉਹ ਪੁਤਲਾ) ਭਸਮ ਹੋ __ਗਿਆ।੧੫੧। 

ਜੇ ਹੋਰ ਕੋਈ ਅਖਾਂ ਤਲੇ ਆ ਜਾਂਦਾ, ਉਹ ਵੀ ਜੀਉਂਦਾ ਨ _ਬਚਦਾ। (ਬਸ) ਜਾਣ 
ਲਵੋ, ਉਹ ਵੀ ਭਸਮ ਹੋ ਜਾਂਦਾ। ਭਗਵਾਨ ਦੀ ਭਗਤੀ ਪ੍ਰੀਤ ਤੋ ਬਿਨਾ ਨਹੀਂ ਹੋ 
ਸਕਦਾੀ।੧੫੨। 

ਜਦ ਪੁਤਲਾ _ਭਸਮ _ਹੋ__ਗਿਆ, (ਤਦ ਇੰਜ ਪ੍ਰਤੀਤ ਹੋਣ ਲਗਾ) _ ਮਾਨੋ 
ਦੀਆਂ ਕਿਰਨਾਂ ਨੇ ਹਨੇਰੇ ਨੂੰ (ਨਸ਼ਟ ਕਰ ਦਿੱਤਾ ਹੋਵੇ)। ਫਿਰ ਉਸ ਪਾਸੋਂ ਜਾ ਕੇ 
ਕਿ ਹੇ ਮੁਨੀਰਾਜ! (ਸਾਰਾ) _ਭੇਦ ਦਸ _ ਦਿਓ।੧੫੩। 


ਸੂਰਜ 
ਪੁਛਿਆ 


੩੨੪ 


ਸੀ _ਦਸਮ-ਗ੍ਰੰਥ _ਸਾਹਿਬ 


ਨਰਾਜ ਛੰਦ 
ਕਉਨ ਭੂਪ ਭੂਮਿ ਮੈ ਬਤਾਇ ਮੋਹਿ ਦੀਜੀਯੈ। 
ਮੋਹਿ ਤ੍ਰਾਸਿ ਨ ਤੁਸ੍ਯੋ ਕ੍ਰਿਪਾ ਰਿਖੀਸ ਕੀਜੀਯੈ। 
ਅਉਰ ਕਉਨ ਹੈ ਹਠੀ ਸੁ ਜਉਨ ਮੋ ਨ ਜੀਤਿਯੋ। 


ਅਸੇਖ ਰਾਜ ਕਾਜ ਮੋ ਲਗਾਇ ਕੈ ਦੀਏ। 

ਅਨੰਤ ਤੀਰਥ _ਨਾਤਿ ਕੈ ਅਛਿਨ ਪੁਨ ਮੈ ਕੀਏ। 
ਅਨੰਤ _ਛਤੀਆਨ ਛੈ ਦੁਰੰਤ ਰਾਜ ਮੈ _ਕਰੋਂ। 

ਸੋ ਕੋ ਤਿਹੁੰ ਜਹਾਨ ਮੈ ਸਮਾਜ ਜਉਨ ਤੇ ਟਰੋ। ੧੫੬। 
ਅਨੰਗ ਰੈਗ ਰੋਗ ਕੇ ਸੁਰੈਗ ਬਾਜ ਮੈ ਹਰੇ। 


ਨ ਭੂਮਿ ਐਸ ਕੋ ਰਹੀ ਨ ਜਗ ਖੰਭ ਜਾਨੀਯੈ। 

ਜਗਤ _ਕਰਣ ਕਾਰਣ ਕਰਿ _ਦੁਤੀਯ ਮੋਹਿ _ਮਾਨੀਯੈ। _੧੫੭। 

ਸੁ ਅਤੁ ਛਤਰ ਜੇ ਧਰੇ ਸੁ ਛਤ੍ਹ ਸੂਰ ਸੇਵਹੀ। 

ਅਦੰਡ ਖੰਡ ਖੰਡ ਕੇ ਸੁਦੰਡ ਮੋਹਿ ਦੇਵ ਹੀ। 

ਸੁ ਐਸ ਅਉਰ ਕੌਨ ਹੈ ਪ੍ਰਤਾਪਵਾਨ _ਜਾਨੀਐ। 

ਤ੍ਰਿਲੋਕ ਆਜ ਕੇ ਬਿਖੈ ਜੋਗਿੰਦਰ ਮੋਹਿ ਮਾਨੀਐ। _੧੫੮। 

ਅੰਛੰਦੂ _ਥਾਦ __ਘਾਰਸ਼ਨਾਥਾ ਸੋਂ 
ਹਾਵੀਯਾਂ 

ਕਹਾ ਭਯੋ ਜੋ ਸਭ ਹੀ ਜਗ ਜੀਤਿ ਸੁ ਲੋਗਨ ਕੋ ਬਹੁ ਤ੍ਰਾਸ ਦਿਖਾਯੋ। 
ਅਉਰ ਕਹਾ ਜੁ ਧੈ ਦੇਸ ਬਿਦੇਸਨ ਮਾਹਿ ਭਲੇ ਗਜ _ਗਾਹਿ ਬਧਾਯੋ। 
ਜੋ ਮਨੁ ਜੀਤਤ ਹੈ ਸਭ ਦੇਸ ਵਹੈ ਤੁਮਰੈ ਨ੍ਰਿਪ ਹਾਥਿ ਨ ਆਯੋ। 
ਲਾਜ ਗਈ ਕਛੁ _ਕਾਜ ਸਰ੍ਯੋ ਨਹੀ ਲੋਕ ਗਯੋ ਪਰਲੋਕ ਨ_ਪਾਯੋ। _੧੫੯। 


ਭੂਮਿ ਕੋ ਕਉਨ ਗੁਮਾਨ ਹੈ ਭੂਪਤਿ ਸੋ ਨਹੀ ਕਾਹੂੰ ਕੇ ਸੰਗ ਚਲੈ ਹੈ। 
ਹੈ ਛਲਵੰਤ ਬਡੀ ਬਸੁਧਾ ਯਹਿ ਕਾਹੂੰ ਕੀ ਹੈ ਨਹ ਕਾਹੂੰ ਹੁਐ ਹੈ। 
ਭਉਨ ਭੰਡਾਰ ਸਬੈ ਬਰ ਨਾਰਿ ਸੁ ਅੰਤਿ ਤੁਝੈ ਕੋਊ ਸਾਥ ਨ ਦੈ ਹੈ। 
ਆਨ ਕੀ_ਬਾਤ ਚਲਾਤ ਹੋ ਕਾਹੇ ਕਉ ਸੈਗਿ ਕੀ ਦੇਹ ਨ ਸੈਗਿ ਸਿਧੈ ਹੈ। ੧੬0। 


ਰੁਦ੍ਰ ਅਵਤਾਰ ੩੨੫ 


ਨਰਾਲ਼ _ਛੰਟਾ 

ਹੇ ਮੁਨੀਸਰ! ਮੈਨੂੰ ਦਸ _ਦਿਓ ਕਿ ਭੂਮੀ ਉਤੇ ਕਿਹੜਾ ਰਾਜਾ _ਹੈ ਜੋ _ ਮੇਰੇ ਡਰ 
ਨਾਲ ਡਰਿਆ ਨਹੀਂ _ਹੈ। ਇਹ ਗੱਲ (ਦਸਣ ਦੀ) ਕ੍ਰਿਪਾ ਕਰੋ। ਹੋਰ ਕਿਹੜਾ _ਹਠੀ ਸੂਰਮਾ 
ਹੈ ਜਿਸ ਨੂੰ ਮੈਂ ਜਿਤਿਆ ਨਹੀਂ ਹੈ। ਡਰ ਤੋਂ ਰਹਿਤ ਕਿਹੜਾ ਸਥਾਨ ਹੈ ਜਿਥੇ ਮੇਰਾ (ਡਰ) 
ਨਹੀਂ ਗੁਜ਼ਰਿਆ _ਹੈ।੧੫੪। 


ਚਿਤ ਵਿਚ ਸ਼ੰਕਾ ਨ ਲਿਆਓ, _ਨਿਸੰਗ 


ਗਿਆ ਹੈ, ਉਸ ਬਾਰੇ ਦਸ _ਦਿਓ। ਦੇਸਾਂ ਦੇਸਾਂ 
ਵਖ _ਭੇਖਾਂ ਵਾਲੇ ਰਾਜੇ ਮੇਰੇ ਗੁਲਾਮ ਹੋ ਕੇ 


ਹੋ ਕੇ ਦਸ ਦਿਓ। ਸੋ ਕੌਣ ਅਜਿਤ ਰਹਿ 
ਦੇ ਸਾਰੇ ਰਾਜੇ ਮੈਂ ਜਿਤ ਲਏ _ਹਨ। ਵਖ 
ਆ ਗਏ _ਹਨ।੧੫੫। 


(ਸਾਰਿਆਂ ਰਾਜਿਆਂ ਨੂੰ) ਮੈਂ _ਰਾਜ-ਕਾਰਜ ਵਿਚ _ਲਗਾ ਦਿੱਤਾ ਹੈ। ਅਨੰਤ ਤੀਰਥਾਂ 
ਵਿਚ ਇਸ਼ਨਾਨ ਕਰ ਕੇ, ਨ ਛੀਣ ਹੋਣ ਵਾਲੇ _('ਅਛਿਨ”) ਪੁੰਨ ਮੈਂ ਕੀਤੇ ਹਨ। ਅਨੰਤ 
ਛਤ੍ਹੀਆਂ ਨੂੰ ਮਾਰ ਕੇ ਮੈਂ ਅਟਲ ('ਦੁਰੰਤ”`) ਰਾਜ ਕਰਦਾ ਹਾਂ। ਤਿੰਨ ਜਹਾਨਾਂ ਵਿਚ ਉਹ ਕੌਣ 
ਹੈ? ਜਿਸ ਦੇ ਰਾਜ-ਸਮਾਜ (ਸੈਨਿਕ ਸ਼ਕਤੀ) ਨਾਲ (ਲੋਹਾ ਲੈਣੋ) ਮੈਂ _ਟਲਦਾ _ਹੋਵਾਂ।੧੫੬। 
('ਬਸੇਖ) ਰਾਜ-ਸੂਅ ਅਤੇ _ਅਸੂਮੇਧ ਯੱਗ _ਮੈਂ_ਕੀਤੇ ਹਨ। ਅਜਿਹੀ ਕੋਈ ਭੂਮੀ ਨਹੀਂ ਰਹੀ, 
ਜਿਥੇ (ਮੇਰੇ) _ਯੌਂਗ _ਦਾ _ਖੰਭਾ _(ਗਡਿਆ ਹੋਇਆ) ਨ ਜਾਣਿਆ ਜਾਂਦਾ ਹੋਵੇ। ਜਗਤ ਦੇ 
ਕਰਨ _ ਕਾਰਨ _ਵਾਲਾ _ ਮੈਨੂੰ (ਪ੍ਰਭੂ ਤੋਂ ਬਾਦ) _ਦੂਜਾ ਮੰਨਣਾ ਚਾਹੀਦਾ _ਹੈ।੧੫੭। 


ਜੋ ਅਸਤੁ ਅਤੇ ਛੱਤਰ ਧਾਰਨ ਕਰਨ ਵਾਲੇ (ਰਾਜੇ) ਹਨ, ਉਹ ਛੜ੍ਹੀ ਸ਼ੂਰਵੀਰ (ਮੇਰੀ) 
ਸੇਵਾ ਕਰਦੇ ਹਨ। ਜੋ ਖੰਡ ਖੰਡ ਦੇ ਅਦੈਡ (ਰਾਜੇ) ਹਨ, ਉਹ ਮੈਨੂੰ ਦੰਡ (ਕਰ) ਦਿੰਦੇ ਹਨ 
(ਅਰਥਾਤ ਅਧੀਨਗੀ ਸਵੀਕਾਰ ਕਰਦੇ ਹਨ)। ਸੋ ਇਸ ਵੇਲੇ ਹੋਰ ਕੌਣ ਹੈ? ਜਿਸ ਨੂੰ ਪ੍ਰਤਾਪੀ 
ਜਾਣਿਆ ਜਾਵੇ। ਹੇ ਜੋਗੀ ਰਾਜ! ਤਿੰਨਾਂ ਲੋਕਾਂ ਵਿਚ ਮੈਨੂੰ ਹੀ ਮੰਨਿਆ ਜਾਂਦਾ ਹੈ।੧੫੮। 


ਕੀ ਹੋਇਆ ਜੇ ਸਾਰੇ ਹੀ ਜਗਤ ਨੂੰ ਜਿਤ ਲੋਕਾਂ ਨੂੰ _ਬਹਤੁ _ਡਰ ਵਿਖਾਇਆ 
ਹੈ। ਹੋਰ ਕੀ (ਹੋਇਆ) ਜੇ ਦੇਸਾਂ ਬਿਦੇਸਾਂ ਵਿਚ ਹਾਥੀਆਂ ਨੂੰ ਚੰਗੀ ਤਰ੍ਹਾਂ _ਸੁਸਜਿਤ ਕਰ 
ਕੇ ਧੌਂਸਾ ਵਜਾ ਲਿਆ ਹੈ। ਜਿਹੜਾ ਮਨ ਸਾਰੇ ਦੇਸਾਂ ਨੂੰ ਜਿਤਦਾ ਹੈ, ਉਹ (ਮਨ) ਹੇ ਰਾਜਨ! 
ਤੇਰੇ ਹੱਥ ਵਸ ਨਹੀਂ ਆਇਆ। (ਤੇਰੇ ਮਨ ਤੋਂ ਹਰ ਤਰ੍ਹਾਂ ਦੀ) ਲਾਜ ਦੂਰ ਹੋ ਗਈ, ਪਰ 
ਕੋਈ ਕੰਮ ਵੀ ਸਿਰੇ ਨਹੀਂ _ਚੜ੍ਹਿਆ। ਤੇਰਾ ਲੋਕ ਤਾਂ ਨਸ਼ਟ ਹੋ ਗਿਆ, ਪਰੈਤੂ _ਪਰਲੋਕ 
ਵੀ ਪ੍ਰਾਪਤ ਨਹੀਂ __ਹੋ__ ਸਕਿਆ।੧੫੯। 


ਹੇ ਰਾਜਨ! ਧਰਤੀ (ਦੀ ਬਾਦਸ਼ਾਹੀ ਦਾ) ਕੀ ਗੁਮਾਨ ਕਰਨਾ ਹੈ (ਕਿਉਂਕਿ) ਉਹ 
ਕਿਸੇ _ਦੇ ਨਾਲ ਨਹੀਂ ਚਲੀ _ਹੈ। _ਇਹ _ ਧਰਤੀ ਬਹੁਤ _ਛਲਾਵੀ _(ਛੌਲਣ ਵਾਲੀ) ਹੈ 
(ਕਿਉਂਕਿ) ਇਹ ਕਿਸੇ ਦੀ ਨਹੀਂ ਹੈ, ਅਤੇ ਨ ਹੀ ਕਿਸੇ ਦੀ (ਇਸ ਨੇ) ਹੋਣਾ ਹੈ। ਸਾਰੇ 
ਕਿਸੇ ਦੀ _ਗੌਲ ਕਿਸ ਲਈ ਚਲਾਉਂਦੇ ਹੋ, (ਸਦਾ) ਨਾਲ ਰਹਿਣ ਵਾਲੀ ਦੇਹੀ ਵੀ _ਨਾਲ 
ਨਹੀ ਜਾਵੇਗੀ।੧੬0। 


੩੨੬ 


ਸੀ _ਦਸਮ-ਗ੍ੰਥ _ਸਾਹਿਬ 


ਰਾਜ ਕੇ ਸਾਜ ਕੋ ਕਉਨ ਗੁਮਾਨ ਨਿਦਾਨ ਜੁ ਆਪਨ ਸੰਗ ਨ ਜੈ ਹੈ। 
ਭਉਨ ਭੰਡਾਰ ਭਰੇ ਘਰ ਬਾਰ ਸੁ ਏਕ ਹੀ ਬਾਰ ਬਿਗਾਨ ਕਹੈ ਹੈ। 
ਪੁਤੂ ਕਲਤ੍ਰ ਸੁ ਮਿਤ੍ਰ ਸਖਾ ਕੋਈ ਅੰਤਿ ਸਮੈ ਤੁਹਿ ਸਾਥ ਨ ਦੈ ਹੈ। 


ਚੇਤ ਰੇ ਚੇਤ ਅਚੇਤ ਮਹਾ ਪਸੁ ਸੰਗ ਬੀਯੋ_ਸੋ_ਭੀ ਸੰਗ ਨ ਜੈ ਹੈ। ੧੬੧। 


ਕਉਨ _ਭਰੋਸ ਭਟਾਨ ਕੋ ਭੂਪਤਿ ਭਾਰ ਪਰੇ ਜਿਨਿ ਭਾਰ ਸਹੈਂਗੇ। 
ਭਾਜ ਹੈ ਭੀਰ ਭਯਾਨਕ ਹੁਐ ਕਰ ਭਾਰਥ ਸੋ ਨਹੀ ਭੇਰ ਚਹੈਂਗੇ। 
ਏਕ ਉਪਚਾਰ ਨ ਚਾਲ ਹੈ ਰਾਜਨ ਮਿਤਰ ਸਬੈ ਮ੍ਰਿਤ ਨੀਰ ਬਹੈਂਗੇ। 
ਪੁੜ੍ਹ _ਕਲਤ੍ਰ ਸਭੈ ਤੁਮਰੇ ਨ੍ਰਿਪ ਛੂਟਤ ਪ੍ਰਾਨ ਮਸਾਨ ਕਹੈਂਗੇ। ੧੬੨। 


ਪਾਰਸ਼ਨਾਲ ਲਾਲ _ਅੱਛਂਦੂ ਸੋਂ 
ਤੰਮਰ ਛੰਦ 
ਮੁਨਿ ਕਉਨ ਹੈ ਵਹ ਰਾਉ। ਤਿਹ ਆਜ ਮੋਹਿ ਬਤਾਉ। 
ਤਿਹ ਜੀਤ ਹੋ ਜਬ _ਜਾਇ। ਤਬ ਭਾਖੀਅਉ ਮੁਹਿ ਰਾਇ। ੧੬੩। 
ਅੰਛੰਦੂ _ਥਾਦ _ਘਾਰਸ਼ਨਾਥਾ ਸੋਂ 
ਤੱਮਰ ਛੰਦ 
ਸੁਨ ਰਾਜ ਰਾਜਨ ਹੰਸ। ਭਵ ਭੂਮਿ ਕੇ ਅਵਤੰਸ। 
ਤੁਹਿ ਜੀਤਏ ਸਬ _ਰਾਇ। ਪਰ ਸੋ ਨ ਜੀਤਯੋ ਜਾਇ। ੧੬੪। 
ਅਬਿਬੇਕ ਹੈ ਤਿਹ ਨਾਉ। ਤਵ ਹੀਯ ਮੈ ਤਿਹ ਠਾਉ। 
ਤਿਹ ਜੀਤ ਕਹੀ ਨ ਭੂਪ। ਵਹ ਹੈ ਸਰੂਪ ਅਨੂਪ। ੧੬੫। 
ਛਪੀ ਛੱਦ 
ਬਲਿ _ਮਹੀਪ ਜਿਨ ਛਲ੍ਯੋ _ਬੁਹਮ ਬਾਵਨ ਬਸ _ਕਿਨੋ। 
ਕਿਸਨ _ਬਿਸਨ ਜਿਨ ਹਰੇ ਦੰਡ ਰਘੁਪਤਿ ਤੇ ਲਿਨੋ। 
ਦਸ ਗ੍ਰੀਵਹਿ ਜਿਨਿ ਹਰਾ ਸੁਭਟ ਸੁੰਭਾਸੁਰ ਖੰੜ੍ਯੋ। 
ਮਹਖਾਸੁਰ ਮਰਦੀਆ ਮਾਨ ਮਧੁ _ਕੀਟ ਬਿਹੰਡ੍ਯੋ। 
ਸੋਊ ਮਦਨ ਰਾਜ ਰਾਜਾ ਨ੍ਰਿਪਤਿ ਨ੍ਰਿਪ ਅਬਿਬੇਕ ਮੰਤ੍ਰੀ ਕੀਯੋ। 
ਜਿਹ ਦੇਵ ਦਈਤ _ਗੰਧੂਬ ਮੁਨਿ _ਜੀਤਿ _ਅਡੰਡ _ਡੰਡਹਿ _ਲੀਯੋ। _੧੬੬। 
ਜਵਨ _ਕੂਧ ਜੁਧ ਕਰਣ ਕੈਰਵ ਰਣ ਘਾਏ। 
ਜਾਸੁ ਕੋਪ ਕੇ ਕੀਨ ਸੀਸ ਦਸ ਸੀਸ ਗਵਾਏ। 
ਜਉਨ ਕ੍ਰਧ ਕੇ ਕੀਏ ਦੇਵ ਦਾਨਵ _ਰਣਿ _ਲੁਝੇ। 
ਜਾਸੁ ਕ੍ਰੋਧ ਕੇ _ਕੀਨ _ਖਸਟ ਕੁਲ _ਜਾਦਵ _ਜੁਝੇ। 
ਸੋਊ ਤਾ ਸਮਾਨੁ ਸੈਨਾਧਿਪਤਿ ਜਿਦਿਨ ਰੋਸ ਵਹੁ ਆਇ ਹੈ। 
ਬਿਨੁ ਇਕ ਬਿਬੇਕ ਸੁਨਹੋਂ ਨ੍ਿਪਤਿ ਅਵਰ ਸਮੁਹਿ ਕੋ ਜਾਇ ਹੈ। ੧੬੭। 


ਰੁਦੂ ਅਵਤਾਰ ੩੨੭ 


ਰਾਜ ਦੀ _ਸਾਜ-ਸਜਾਵਟ ਦਾ ਕੀ ਹੰਕਾਰ ਹੈ, ਜੋ ਅੰਤ ਵੇਲੇ ਆਪਣੇ ਨਾਲ ਨਹੀਂ 
ਜਾਵੇਗੀ। ਮਹੌਲ, ਭਰੇ _ਹੋਏ ਖੁਜ਼ਾਨੇ ਅਤੇ _ਘਰ ਬਾਰ, ਇਕੋ _ਵਾਰ ਹੀ __ਬੇਗਾਨਿਆਂ ਦੇ ਕਹੇ 
ਜਾਣਗੇ (ਅਰਥਾਤ _ਪਰਾਏ _ਹੋ__ਜਾਣਗੇ)। _ਪੁੰਤਰ, ਇਸਤਰੀ, _ਮਿਤਰ _ ਅਤੇ _ਸਾਥੀ _ਆਦਿ 
ਵਿਚੋਂ ਕੋਈ ਵੀ ਅੰਤ-ਕਾਲ ਵੇਲੇ ਤੇਰੇ ਨਾਲ ਨਹੀਂ _ਜਾਏਗਾ। ਹੇ _ਬੇਸਮਝ ਮਹਾ ਪਸ਼ੂ! ਚੇਤੇ 
ਕਰ ਕਿ ਨਾਲ ਜਨਮਿਆ _ ('ਬੀਯੋ”]ਸ਼ਰੀਰ) _ਵੀ _ਤੇਰੇ _ਨਾਲ ਨਹੀਂ _ ਜਾਏਗਾ।੧੬੧। 

ਹੇ ਰਾਜਨ! ਸੂਰਮਿਆਂ ਦਾ ਵੀ ਕੀ ਭਰੋਸਾ ਹੈ (ਕਿਉਂਕਿ) (ਇਨ੍ਹਾਂ ਦੇ ਸਿਰ ਉਤੇ) 
ਭਾਰ ਪੈਣ ਤੇ ਇਹ ਭਾਰ ਨੂੰ ਨਹੀਂ _ਝਲਣਗੇ। _ਭਿਆਨਕ _ਭੀੜ _ਪੈਣ ਤੇ (ਸਾਰੇ) _ਭਜ 
ਜਾਣਗੇ _ਅਤੇ ਵੱਡਾ ਯੁੱਧ _ (ਅਥਵਾ _ ਮਹਾਭਾਰਤ _ ਵਰਗਾ _ ਯੁੱਧ) _ ਨਹੀਂ _ ਕਰਨਾ _ਚਾਹੁਣਗੇ। 
ਹੇ ਰਾਜਨ! ਇਕ _ਉਪਚਾਰ _(ਜਾਂ ਯਤਨ) ਨਹੀਂ _ਚਲੇਗਾ, _(ਬਸ) _ਸਾਰੇ _ਮਿਤਰ ਮ੍ਰਿਤੂ ਵੇਲੇ 
(ਕੇਵਲ ਅਖਾਂ ਵਿਚੋਂ) ਹੰਝੂ _ਕੇਰਨਗੇ। _ਹੇ ਰਾਜਨ! ਪੁੱਤਰ, ਇਸਤਰੀ (ਅਤੇ ਹੋਰ) ਸਾਰੇ _ਤੇਰੇ 
ਪ੍ਰਾਣ _ਛੁਟਣ ਤੇ _'ਮਸਾਨ” _ (ਭਤ, _ਪ੍ਰੈਤ) _ ਕਹਿਣਗੇ।੧੬੨। 
ਪਾਰਸ਼ ਨਾਥ ਨੰ /ਨੈਹ; _ਅਆੱਛਦ ੫੬੦ 
ਤੰਮਰ ਛੰਦ 

ਹੇ ਮੁਨੀ! ਉਹ ਰਾਜਾ ਕਿਹੜਾ ਹੈ? ਉਹ ਮੈਨੂੰ ਅਜ ਦਸ _ਦਿਓ। ਜਦ ਮੈਂ ਉਸ 
ਨੂੰ ਜਾ ਕੇ ਜਿਤ ਲਵਾਂਗਾ, _ਤਦ _ ਮੈਨੂੰ ਰਾਜਾ _ਕਹਿਣਾ। _੧੬੩। 


ਅੰਛੰਟੂ ਨੇ /ਕੈਹ, _ਪਾਰਨ ਨਾੜ ਨੂੰ 


ਹੰਸ! ਸੁਣੋ, (ਤੁਸੀਂ) ਸੰਸਾਰ ਅਤੇ _ਧਰਤੀ ਦੇ ਸੂਰਜ _ਹੋ। 


ਉਹ _ ਨਹੀਂ __ਜਿਤਿਆ _ ਜਾਵੇਗਾ।੧੬੪। 


ਕਿਸੇ ਵੀ ਰਾਜੇ ਨਹੀਂ ਜਿਤਿਆ। _ਉਹ _ ਅਨੂਪਮ _ਸਰੂਪ _ਵਾਲਾ _ ਹੈ।੧੬੫। 
ਛਧੀ ਛੰਦ 
ਜਿਸ ਨੇ ਬਲਿ ਰਾਜੇ ਨੂੰ ਛਲ ਲਿਆ ਸੀ ਅਤੇ ਬ੍ਰਹਮਾ ਅਤੇ ਬਾਵਨ ਨੂੰ ਵਸ ਵਿਚ 
ਲਿਆ ਸੀ। ਜਿਸ ਨੇ ਕ੍ਰਿਸ਼ਨ ਅਤੇ ਵਿਸ਼ਣੂ ਨੂੰ ਹਰ _ਲਿਆ ਸੀ ਅਤੇ ਰਾਮ ਚੰਦਰ 


ਨ ਜਾ __ ਸਕਣ _ ਵਾਲਿਆਂ ਸੁ 

ਜਿਸ ਨੇ ਕ੍ਰੋਧਿਤ ਹੋ. ਕੇ ਯੁੱਧ ਵਿਚ _ਕਰਨ _ਅਤੇ _ਕੈਰਵਾਂ ਨੂੰ _ਰਣ-ਭੂਮੀ _ਵਿਚ 
ਮਾਰਿਆ। ਜਿਸ ਦੇ ਕ੍ਰੋਧ ਕਰਨ ਤੇ ਰਾਵਣ ਨੇ ਦਸ ਸਿਰ ਗੰਵਾ ਲਏ। ਜਿਸ ਦੇ ਕ੍ਰੋਧ 
ਕਰਨ ਤੇ ਦੇਵਤੇ ਅਤੇ ਦੈਂਤ ਰਣ ਵਿਚ _ਲੜ _ਮੋਏ। ਜਿਸ ਦੇ ਕ੍ਰੋਧ ਕਰਨ ਤੇ ਯਾਦਵਾਂ 
ਦੀਆਂ ਛੇ ਕੁਲਾਂ ਜੂਝ _ਮੋਈਆਂ। _ਉਹ ਅਤੇ _ਉਸ ਦੇ ਸਮਾਨ ਹੀ _ਸੈਨਾਪਤੀ ਨੂੰ ਜਿਸ ਦਿਨ 
ਰੋਸ ਆ ਜਾਏਗਾ, ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਕੌਣ ਉਸ ਦੇ ਸਾਹਮਣੇ 


ਜਾਇਗਾ।੧੬੭। 


੩੨੮ 


ਸੀ _ਦਸਮ-ਗ੍ਰੰਥ _ਸਾਹਿਬ 


ਪਾਰਸ਼ਨਾਲ ਲਾਲ _ਅੱਛਂਦੂ ਸੋਂ 
ਛਪੀ ਛੱਟਾ 

ਸੁਨਹੁ _ਮਛਿੰਦੂ ਬੈਨ ਕਹੋ ਤੁਹਿ ਬਾਤ _ਬਿਚਛਨ। 
ਇਕ ਬਿਬੇਕ _ਅਬਿਬੇਕ ਜਗਤ ਦ੍ਰੈ ਨ੍ਰਿਪਤਿ _ਸੁਲਛਨ। 
ਬਡ ਜੋਧਾ _ਦੁਹੂੰ ਸੰਗ ਬਡੇ ਦੋਊ ਆਪ ਧਨੁਰਧਰ। 
ਏਕ ਜਾਤਿ ਇਕ ਪਾਤਿ ਏਕ ਹੀ ਮਾਤ ਜੋਧਾਬਰ। 
ਇਕ ਤਾਤ ਏਕ ਹੀ ਬੰਸ ਪੁਨਿ ਬੈਰ ਭਾਵ ਦੁਹ ਕਿਮ ਗਹੋਂ। 
ਤਿਹ ਨਾਮ ਠਾਮ ਆਭਰਣ ਰਥ _ਸਸਤੁ _ਅਸੜੁ _ਸਬ ਮੁਨਿ ਕਹੋ। ੧੬੮। 


< 


ਅੰਛੰਦੂ _ਥਾਦ _ਘਾਰਸ਼ਨਾਥਾ ਸੌਂ 
ਛਪੀ ਛੱਟਾ 

ਅਸਿਤ _ਬਰਣ _ਅਬਿਬੇਕ _ਅਸਿਤ ਬਾਜੀ ਰਥ _ਸੋਭਤ। 
ਅਸਿਤ ਬਸਤ੍ਰ ਤਿਹ _ਅੰਗਿ ਨਿਰਖਿ ਨਾਰੀ ਨਰ _ਲੋਭਤ। 
ਅਸਿਤ _ਸਾਰਥੀ _ਅਗੂ _ਅਸਿਤ ਆਭਰਣ _ਰਥੋਤਮ। 
ਅਸਿਤ _ਧਨੁਖ _ਕਰਿ _ਅਸਿਤ ਧੁਜਾ _ਜਾਨੁਕ _ਪੁਰਖੋਤਮ। 
ਇਹ ਛਬਿ ਨਰੇਸ _ਅਬਿਬੇਕ ਨ੍ਰਿਪ ਜਗਤ _ਜਯੰਕਰ _ਮਾਨੀਯੈ। 
ਅਨਜਿਤ ਜਾਸੁ _ਕਹ ਨ ਤਜੋ ਕ੍ਰਿਸਨ ਰੂਪ ਤਿਹ ਜਾਨੀਯੈ। _੧੬੯। 


ਪੁਹਪ _ਧਨੁਖ _ਅਲਿ _ਪਨਚ _ਮਤਸ ਜਿਹ ਧੁਜਾ _ਬਿਰਾਜੈ। 

ਬਾਜਤ _ਝਾਝਰ ਤੂਰ ਮਧੁਰ ਬੀਨਾ ਧੁਨਿ ਬਾਜੈ। 

ਸਬ _ਬਜੈਤ੍ਰ ਜਿਹ ਸੰਗ _ਬਜਤ ਸੁੰਦਰ ਛਬ _ਸੋਹਤ। 

ਸੰਗ ਸੈਨ ਅਬਲਾ ਸੰਬੂਹ ਸੁਰ ਨਰ ਮੁਨਿ ਮੋਹਤ। 

ਅਸ ਮਦਨ ਰਾਜ ਰਾਜਾ ਨ੍ਰਿਪਤਿ ਜਿਦਿਨ ਕੂੁਧ ਕਰਿ ਧਾਇ ਹੈ। 
ਬਿਨੁ ਇਕ ਬਿਬੇਕ ਤਾ ਕੇ ਸਮੁਹਿ ਅਉਰ ਦੂਸਰ ਕੋ ਜਾਇ ਹੈ। ੧੭0। 


ਕਰਤ ਨ੍ਰਿਤ ਸੁੰਦਰੀ ਬਜਤ ਬੀਨਾ ਧੁਨਿ _ਮੌਗਲ। 

ਉਪਜਤ _ਰਾਗ _ਸੰਬੂਹ _ਬਜਤ _ਬੈਰਾਰੀ _ਬੰਗਲਿ। 

ਭੈਰਵ ਰਾਗ ਬਸੰਤ ਦੀਪ ਹਿੰਡੋਲ ਮਹਾ ਸੁਰ। 

ਉਘਟਤ ਤਾਨ ਤਰੰਗ ਸੁਨਤ _ਰੀਝਤ ਧੁਨਿ ਸੁਰ _ਨਰ। 

ਇਹ ਛਬਿ ਪ੍ਰਭਾਵ ਰਿਤੁ ਰਾਜ ਨ੍ਰਿਪ ਜਿਦਿਨ ਰੋਸ ਕਰਿ ਧਾਇ ਹੈ। 
ਬਿਨੁ ਇਕ ਬਿਬੇਕ ਤਾ ਕੇ ਨ੍ਰਿਪਤਿ ਅਉਰ ਸਮੁਹਿ ਕੋ ਜਾਇ ਹੈ। ੧੭੧। 


ਰੁਦੂ ਅਵਤਾਰ ੩੨੯ 


ਛਹੀ ਛੰਟਾ 

ਹੇ ਮਛਿੰਦੂ! (ਮੈਂ) ਤੈਨੂੰ ਇਕ _ਬੜੀ ਅਸਚਰਜ-ਮਈ _ਗੌਲ ਕਹਿੰਦਾ ਹਾਂ, ਮੇਰੇ ਬੋਲ 
ਸੁਣੋ। ਇਕ _ ਬਿਬੇਕ _ਅਤੇ ਇਕ _ਅਬਿਬੇਕ, ਦੋਵੇਂ ਜਗਤ ਵਿਚ _ਚੰਗੇ _ਲੌਛਣਾਂ ਵਾਲੇ ਰਾਜੇ 
ਹਨ। _ਦੋਹਾਂ ਨਾਲ ਬਹੁਤ ਤਕੜੇ ਯੋਧੇ _ਹਨ ਅਤੇ ਆਪ _ਵੀ ਦੋਵੇਂ ਬਹੁਤ ਵੱਡੇ _ਧਨੁਸ਼ਧਾਰੀ 
ਹਨ। (ਇਨ੍ਹਾਂ) ਸ੍ਰੇਸ਼ਠ ਯੋਧਿਆਂ ਦੀ ਇਕੋ ਜਾਤਿ, ਇਕੋ ਬਰਾਦਰੀ ਅਤੇ _ਇਕੋ ਹੀ ਮਾਤਾ 
ਹੈ। ਇਕੋ ਪਿਓ ਅਤੇ ਇਕੋ ਹੀ ਕੁਲ ਹੈ, ਫਿਰ ਦੋਹਾਂ ਨੇ ਵੈਰ ਭਾਵ ਕਿਉਂ ਗੁਹਿਣ ਕਰ 
ਲਿਆ ਹੈ। ਹੇ ਮੁਨੀ! ਉਨ੍ਹਾਂ ਦੇ ਸਾਰੇ ਅਸਤ੍ਰਾਂ, ਸ਼ਸਤ੍ਰਾਂ, ਗਹਿਣਿਆਂ, ਰਥਾਂ ਦੇ ਨਾਂ ਅਤੇ ਠਿਕਾਣੇ 
(ਮੈਨੂੰ) _ਦਸ _ਦਿਓ।੧੬੮। 
ਅੰਛੰਦੂ ਨੇ /ਨੈਹ; ਪਾਰਸ ਨਾਥ _ ਪ/੩£ 
ਛਹੀ ਛੰਟਾ 

ਅਬਿਬੇਕ ਦਾ ਕਾਲਾ _('ਅਸਿਤ”) ਰੰਗ ਹੈ ਅਤੇ (ਉਸ ਦੇ) ਰਥ ਅਗੇ ਕਾਲੇ ਰੰਗ 
ਦੇ ਘੋੜੇ ਸ਼ੋਭਦੇ ਹਨ। _ਉਸ ਦੇ ਸ਼ਰੀਰ ਉਤੇ ਕਾਲੇ ਰੰਗ ਦੇ ਬਸਤ੍ਰ _ਹਨ ਜਿਨ੍ਹਾਂ ਨੂੰ ਵੇਖ 
ਕੇ ਇਸਤਰੀ ਅਤੇ ਪੁਰਸ਼ _ਮੋਹਿਤ ਹੋ ਜਾਂਦੇ ਹਨ। _ਉਸ ਦੇ ਅਗੇ (ਬੈਠਾ) ਰਥਵਾਨ ਕਾਲੇ 
ਰੰਗ ਵਾਲਾ ਹੈ ਅਤੇ (ਉਸ ਦੇ) ਉੱਤਮ ਰਥ ਦੇ ਗਹਿਣੇ ਵੀ ਕਾਲੇ ਰੰਗ ਦੇ ਹਨ। (ਉਸ 
ਦੇ ) ਹੱਥ ਵਿਚ ਕਾਲੇ ਰੰਗ ਦਾ ਧਨੁਸ਼ ਅਤੇ ਕਾਲੇ ਰਗ ਦਾ ਹੀ ਝੰਡਾ ਹੈ। (ਇੰਜ ਪ੍ਰਤੀਤ 


ਹੁੰਦਾ ਹੈ) ਮਾਨੋ ਉਤਮ ਪੁਰਸ਼ ਹੋਵੇ। ਹੇ ਰਾਜਨ! ਅਬਿਬੇਕ ਰਾਜੇ ਦੀ ਇਸ ਤਰ੍ਹਾਂ ਦੀ ਛਬੀ 
ਹੈ, ਜਿਸ ਨੇ ਜਗਤ ਨੂੰ ਜਿਤ ਲਿਆ ਹੋਇਆ _ਮੌਨਿਆ ਜਾਂਦਾ ਹੈ। ਜੋ _ਜਿਤਿਆ ਨਹੀਂ 


ਜਾ ਸਕਦਾ, ਜਿਸ ਨੂੰ _ਛਡਿਆ ਨਹੀਂ ਜਾ ਸਕਦਾ, _ਉਂਸ ਨੂੰ 'ਕ੍ਰਿਸ਼ਨ”` (ਕਾਲਾ) ਰੂਪ ਜਾਣਨਾ 
ਚਾਹੀਦਾ _ਹੈ।੧੬੯। 

ਫੁਲਾਂ ਦਾ ਧਨੁਸ਼ ਹੈ, ਭੌਂਰਿਆਂ ਦਾ ਚਿਲਾ ਹੈ, ਜਿਸ ਦੇ (ਰਥ ਉਤੇ) ਮੌਛੀ (ਦੇ ਚਿੰਨ੍ਹ 
ਵਾਲੀ) ਧੁਜਾ _ਬਿਰਾਜ ਰਹੀ _ਹੈ। _ਝਾਂਝਰ ਅਤੇ ਤੂਰ ਵਜਦੇ ਹਨ ਅਤੇ _ਬੀਨਾ ਦੀ ਮਧੁਰ _ਧੁਨ 
ਵਜ ਰਹੀ ਹੈ। ਜਿਸ ਨਾਲ ਸਾਰੇ ਵੱਜਣ ਯੋਗ _ਵਾਜੇ ਵਜਦੇ ਹਨ ਅਤੇ (ਜਿਨ੍ਹਾਂ ਦੀ) ਸੁੰਦਰ 
ਛਬੀ ਸ਼ੋਭਾ ਪਾ ਰਹੀ ਹੈ। ਜਿਸ ਨਾਲ ਇਸਤਰੀਆਂ ਦੀ ਸੈਨਾ ਹੈ, (ਜੋ) ਸਾਰਿਆਂ ਦੇਵਤਿਆਂ, 
ਮਨੁੱਖਾਂ ਅਤੇ _ਮੁਨੀਆਂ ਨੂੰ ਮੋਹਿਤ ਕਰ ਰਹੀਆਂ _ਹਨ। ਹੇ ਰਾਜਨ! ਰਾਜਿਆਂ ਦਾ ਰਾਜਾ 
ਕਾਮਦੇਵ ਇਸ ਤਰ੍ਹਾਂ ਦਾ ਹੈ। ਜਿਸ ਦਿਨ (ਉਹ) ਕ੍ਰੋਧ ਕਰ ਕੇ ਧਾਵਾ ਕਰੇਗਾ, (ਉਸ ਵੇਲੇ) 
ਦੇ 


ਸਾਹਮਣੇ _ਹੋਰ ਦੂਜਾ _ਕਿਹੜਾ _ਜਾਏਗਾ।੧੭0। 


ਰੀਝਦੇ _ਹਨ। ਇਸ _ਛਬੀ _ਅਤੇ ਪ੍ਰਭਾਵ ਵਾਲਾ “ਬਸੰਤ” ('ਰਿਤੁ ਰਾਜ”) ਰਾਜਾ ਜਿਸ _ਦਿਨ 
ਕੋੋਧ ਕਰ ਕੇ ਧਾਵਾ ਕਰੇਗਾ, ਤਦ ਇਕ ਬਿਬੇਕ ਤੋਂ ਬਿਨਾ ਹੇ ਰਾਜਨ! ਹੋਰ ਕਿਹੜਾ ਉਸ 
ਦੇ ਸਾਹਮਣੇ ਜਾਏਗਾ।੧੭੧। 


੩੨0 


ਸੀ _ਦਸਮ-ਗ੍ੰਥ _ਸਾਹਿਬ 


ਸੋਰਠਿ ਸਾਰੰਗ ਸੁਧ ਮਲਾਰ _ਬਿਭਾਸ _ਸਰਬਿ _ਗਨਿ। 

ਰਾਮਕਲੀ _ਹਿੰਡੋਲ ਗੌਡ _ਗੂਜਰੀ ਮਹਾ _ਧੁਨਿ। 

ਲਲਤ _ਪਰਜ _ਗਵਰੀ ਮਲਾਰ ਕਾਨੜਾ ਮਹਾ ਛਬਿ। 

ਜਾਹਿ ਬਿਲੋਕਤ ਬੀਰ ਸਰਬ ਤੁਮਰੇ ਜੈ ਹੈ ਦਬਿ। 

ਇਹ ਬਿਧਿ ਨਰੇਸ ਰਿਤੁ ਰਾਜ ਨ੍ਰਿਪ ਮਦਨ ਸੂਅਨ ਜਬ ਗਰਜ ਹੈ। 
ਬਿਨੁ ਇਕ ਗ੍ਯਾਨ ਸੁਨ ਹੋ ਨ੍ਰਿਪਤਿ ਸੁ ਅਉਰ ਦੂਸਰ ਕੋ _ਬਰਜਿ ਹੈ। ੧੭੨। 
ਕਊਧਤ _ਦਾਮਨਿ _ਸਘਨ _ਸਘਨ _ਘੋਰਤ _ਚਹੁਦਿਸ _ਘਨ। 

ਮੋਹਿਤ _ਭਾਮਿਨ _ਸਘਨ _ਡਰਤ _ਬਿਰਹਨਿ _ਤ੍ਰਿਯ _ਲਖਿ _ਮਨਿ। 

ਬੋਲਤ _ਦਾਦੁਰ ਮੋਰ _ਸਘਨ _ਝਿਲੀ _ਝਿੰਕਾਰਤ। 

ਦੇਖਤ ਦ੍ਰਿਗਨ ਪ੍ਰਭਾਵ ਅਮਿਤ ਮੁਨਿ ਮਨ ਬ੍ਰਿਤ _ਹਾਰਤ। 

ਇਹ ਬਿਧਿ ਹੁਲਾਸ ਮਦਨਜ ਦੂਸਰ ਜਿਦਿਨ ਚਟਕ ਦੈ ਸਟਕ ਹੈ। 
ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ ਅਉਰ ਦੂਸਰ ਕੋ _ਹਟਕ ਹੇ। ੧੭੩। 


ਤ੍ਰਿਤਿਆ ਪੁਤੁ _ਅਨੰਦ _ਜਿਦਿਨ ਸਸਤ੍ਰਨ ਕਹੁ ਧਰਿ _ਹੈ। 

ਕਰਿ ਹੈ ਚਿਤ੍ਰ ਬਚਿਤ੍ਰ ਸੁ ਰਣ ਸੁਰ ਨਰ ਮੁਨਿ ਡਰਿ ਹੈ। 

ਕੋ ਭਟ ਧਰਿ ਹੈ ਧੀਰ ਜਿਦਿਨ ਸਾਮੁਹਿ ਵਹ ਐ ਹੈ। 

ਸਭ ਕੋ ਤੇਜ ਪ੍ਰਤਾਪ ਛਿਨਕ ਭੀਤਰ ਹਰ ਲੈ ਹੈ। 

ਇਹ ਬਿਧਿ ਅਨੰਦ ਦੁਰ ਧਰਖ ਭਟ ਜਿਦਿਨ ਸਸਤੁ ਗਹ ਮਿਕ ਹੈ। 
ਬਿਨੁ ਇਕ ਧੀਰਜ ਸੁਨਿ ਰੇ ਨ੍ਰਿਪਤਿ ਸੁ ਅਉਰ ਨ ਦੂਸਰਿ ਟਿਕ ਹੈ। ੧੭੪। 


ਰਤਨ ਜਟਤ ਰਥ _ਸੁਭਤ ਖਚਿਤ _ਬਜੂਨ _ਮੁਕਤਾਫਲ। 


ਤਨਿ ਕੂ 
ਇਹ ਛਬਿ ਅਨੰਦ ਮਦਨਜ ਨ੍ਰਿਪਤਿ ਜਿਦਿਨ ਗਰਜ _ਦਲ _ਗਾਹਿ_ਹੈ। 
ਬਿਨੁ ਇਕ ਧੀਰਜ ਸੁਨਿ ਰੇ ਨ੍ਰਿਪਤਿ ਸੁ ਅਉਰ ਸਮੁਹ ਕੋ ਜਾਹਿ ਹੈ। ੧੭੫। 


ਬਰਣ _ਸਾਰਥੀ _ਧੂਮੂ _ਬਾਜੀਰਥ _ਛਾਜਤ। 

ਬਰਣ ਆਭਰਣ _ਨਿਰਖਿ ਸੁਰ ਨਰ ਮੁਨਿ _ਲਾਜਤ। 

ਨੈਨ ਧੂਮਰੋ _ਗਾਤ ਧੂਮਰ ਤਿਹ ਭੂਖਨ। 

ਬਦਨ ਤੇ _ਬਮਤ ਸਰਬ _ਸਤ੍ਹ ਕੁਲ ਦੂਖਨ। 

ਭਰਮ ਮਦਨ ਚਤੁਰਥ ਸੁਵਨ ਜਿਦਿਨ ਰੋਸ ਕਰਿ ਧਾਇ ਹੈ। 

ਲੂਟ ਕੂਟ ਤੁਮਰੋ ਨ੍ਰਿਪਤਿ ਸੁ ਸਰਬ ਛਿਨਕ ਮਹਿ ਜਾਇ ਹੈ। ੧੭੬। 


4 ੩ % ੩ % ੩ 


ਰੁਦੁ ਅਵਤਾਰ ੩੨੩੧ 
ਰੰਗ, ਸ਼ੁੱਧ ਮਲਾਰ, _ ਬਿਭਾਸ _ ਆਦਿ _ ਸਾਰੇ _ (ਰਾਗ) _ਗਣ _ ਰਾਮਕਲੀ, 


ਛਬੀ; ਜਿਸ ਨੂੰ ਵੇਖ ਕੇ ਤੇਰੇ ਸਾਰੇ ਸੂਰਮੇ _ਦਬ _ਜਾਣਗੇ। _ਇਸ ਤਰ੍ਹਾਂ ਦਾ ਹੈ 
ਦਾ ਪੁੱਤਰ _('ਸੂਅਨ”) ਰੁਤਾਂ ਦਾ ਰਾਜਾ _ਬਸੰਤ ਜਦ _(ਆ ਕੇ) ਗਜੇਗਾ, ਤਾਂ ਬਿਨਾ 
ਇਕ ਗਿਆਨ ਦੇ, ਹੇ ਰਾਜਨ! ਸੁਣੋਂ, _ਹੋਰ _ਕੌਣ ਦੂਜਾ _ਉਸ ਨੂੰ _ਰੋਕੇਗਾ।੧੭੨। 
(ਜਿਵੇਂ) _ਬਿਜਲੀ _ਘਨਘੋਰ _ਬਦਲਾਂ _ਵਿਚ ਚਮਕਦੀ ਹੈ ਅਤੇ ਚੌਹਾਂ ਦਿਸ਼ਾਵਾਂ ਵਿਚ 
ਘਨਘੋਰ _ਗੂੰਜ ਹੋ ਰਹੀ ਹੈ। _ਬਹੁਤ ਇਸਤਰੀਆਂ ਮੋਹਿਤ _ਹੋ_ਰਹੀਆਂ _ਹਨ _ਅਤੇ _ਵਿਯੋਗਣ 
ਨ ਮਨ (ਉਸ ਨੂੰ) ਵੇਖ ਕੇ ਡਰ ਰਿਹਾ ਹੈ। (ਜਿਸ ਤਰ੍ਹਾਂ) ਡੱਡੂਆਂ ਅਤੇ ਮੋਰਾਂ 
ਝੁੰਡ ਬੋਲਦੇ ਹਨ ਅਤੇ 'ਝਿਲੀ” (ਬੀਂਡੇ) ਝੀਂ _ਝੀਂ ਕਰਦੇ ਹਨ। ਅੱਖਾਂ (ਇਸ ਦੇ) ਪੁਭਾਵ 
ਹਨ ਅਤੇ _ਬੇਹਿਸਾਬੇ _ਮੁਨੀਆਂ ਦਾ ਮਨ _(ਇਸ ਪ੍ਰਭਾਵ ਕਾਰਨ) ਸੁੱਧ _ ਬੁੱਧ 
ਹੈ। _ਇਸ ਪ੍ਰਕਾਰ _ਦਾ _'ਹੁਲਾਸ” ਸੂਰਮਾ ਹੈ, ਜੋ __ਕਾਮਦੇਵ ਦਾ _ਦੂਜਾ ਪੁੱਤਰ 
ਦਿਨ ਉਹ ਚਟਕ ਕੇ (ਅਗੋਂ) ਲੰਘੇਗਾ, ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ 
ਕਿਹੜਾ _ (ਸੂਰਮਾ _ਉਸ _ ਨੂੰ) _ਰੋਕੇਗਾ। _੧੭੩। 
(ਕਾਮਦੇਵ ਦਾ) ਤੀਜਾ ਪੁੱਤਰ _'ਆਨੰਦ” ਜਿਸ _ਦਿਨ _ ਸ਼ਸਤ੍ਰ _ਧਾਰਨ _ਕਰ _ਲਏਗਾ। 
ਚਿਤਰ _ ਵਰਗਾ _ਵਿਚਿਤਰ _ਜਦੋਂ _ ਉਹ _ ਯੁੱਧ _ ਕਰੇਗਾ, _(ਤਾਂ) ਦੇਵਤੇ, ਮਨੁੱਖ _ ਅਤੇ _ ਮੁਨੀ 
ਡਰਨਗੇ। _ਜਿਸ _ਦਿਨ _ਉਹ ਸਾਹਮਣੇ ਆਏਗਾ, _ਤਾਂ ਕਿਹੜਾ _ਸੂਰਮਾ _ਧੀਰਜ _ਧਾਰਨ _ਕਰ 


ਸਕੇਗਾ। _(ਕਿਉਂਕਿ ਉਹ) ਸਾਰਿਆਂ ਦੇ ਤੇਜ ਪ੍ਰਤਾਪ ਨੂੰ ਇਕ ਛਿਣ ਵਿਚ _ਹਰ _ਲਵੇਗਾ। 
ਇਸ ਤਰ੍ਹਾਂ ਦਾ ਹੈ ਨਿਡਰ (ਦੁਰ ਧਰਖ”) ਯੋਧਾ _'ਆਨੰਦ”, ਜਿਸ _ਦਿਨ _ਉਹ ਸ਼ਸਤ੍ਰ _ਧਾਰਨ 
ਕਰ ਕੇ ਮਧੋਲੇਗਾ ('ਮਿਕ”), ਹੇ ਰਾਜਨ! ਸੁਣੋ; ਬਿਨਾ ਇਕ ਧੀਰਜ ਦੇ ਹੋਰ ਕੋਈ ਵੀ (ਉਸ 


ਦੇ _ਸਾਹਮਣ) _ ਨਹੀਂ ਟਿਕ _ਸਕੇਗਾ।੧੭੪। 
ਰਤਨਾਂ ਨਾਲ ਜੜਿਆ (ਜੋ) ਰਥ ਸ਼ੋਭਦਾ ਹੈ, (ਜਿਸ ਨੂੰ) ਹੀਰਿਆਂ ਅਤੇ ਮੋਤੀਆਂ ਨਾਲ 
ਖਚਿਤ ਕੀਤਾ ਹੋਇਆ ਹੈ। ਜਿਸ ਦੇ ਮਹਾਨ ਬਲਵਾਨ ਰਥਵਾਨ ਨੇ ਹੀਰਿਆਂ ਦੇ ਗਹਿਣੇ ਅਤੇ 
ਬਸਤ੍ਰ ਧਾਰਨ ਕੀਤੇ ਹੋਏ ਹਨ। (ਜਿਸ ਦੀ ਚਮਕ ਦਮਕ ਨੂੰ) ਵੇਖ ਕੇ ਸੋਨਾ (ਕਨਕ) ਕੁੜਦਾ 
ਹੈ ਅਤੇ ਤਕੜੇ ਮਨ ਵਾਲੀਆਂ ਇਸਤਰੀਆਂ (ਜਿਸ ਨੂੰ ਵੇਖ ਕੇ) ਸੁਰਤ ਖੋਹ ਬਹਿੰਦੀਆਂ ਹਨ 
(ਅਰਥਾਤ ਕਾਮ ਵਸ ਹੋ ਜਾਂਦੀਆਂ ਹਨ)। (ਜਿਸ ਨੇ) ਸ਼ਰੀਰ ਉਤੇ ਜ਼ਰੀਦਾਰ ਬਸਤ੍ਰ ਹਨ ਅਤੇ 
ਸ਼ਰੀਰ ਉਤੇ ਬਹੁਤ ਸੁੰਦਰ ਗਹਿਣੇ ਧਾਰਨ ਕੀਤੇ ਹੋਏ ਹਨ। ਇਹ ਛਬੀ ਕਾਮ ਦੇਵ ਦੇ ਪੁੱਤਰ 
“ਆਨੰਦ” ਰਾਜੇ ਦੀ ਹੈ। ਜਿਸ ਦਿਨ (ਇਹ) ਗਜ ਕੇ ਸੈਨਿਕ ਦਲ ਨੂੰ ਗਾਹੇਗਾ, ਤਾਂ ਹੇ ਰਾਜਨ! 
ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਇਸ ਦੇ ਸਾਹਮਣੇ ਜਾਵੇਗਾ।੧੭੫। 
ਧੂਏ ਰੰਗ _ਵਾਲਾ ਜਿਸ ਦਾ _ਰਥਵਾਨ ਹੈ ਅਤੇ ਧੂੰਏਂ ਰੰਗੇ ਘੋੜੇ _ਹੀ (ਜਿਸ ਦੇ) 
ਰਥ ਅਗੇ ਜੁਤੇ ਹੋਏ _ਹਨ। ਧੂਏਂ ਦੇ ਰੰਗ ਵਾਲੇ ਗਹਿਣੇ ਹਨ, (ਜਿਸ ਨੂੰ) ਵੇਖ ਕੇ ਦੇਵਤੇ, 
ਮੁਨੀ ਅਤੇ _ਮਨੁੱਖ _ਮਨ _ਵਿਚ _ਲਜਾਉਂਦੇ _ਹਨ। _(ਜਿਸ ਦੀਆਂ) ਧੂੰਏਂ ਦੇ _ਰੰਗ _ਵਾਲੀਆਂ 
ਔਖੀਆਂ _ਹਨ, ਧੂੰਏਂ _ਵਰਗਾ ਸ਼ਰੀਰ ਹੈ ਅਤੇ ਧੂੰਏਂ ਦੇ _ਰੰਗ _ਵਾਲੇ 
ਹੈ 


ਪੂ ੨ ਦੀ 
ਕੁਲ ਨੂੰ ਦੁਖ ਦੇਣ ਵਾਲਾ ਹੈ। ਇਹ _'ਭਰਮ” (ਨਾਮ ਵਾਲਾ ਯੋਧਾ) _ਕਾਮਦੇਵ ਦਾ 
ਪੁੱਤਰ ਹੈ। ਜਿਸ ਦਿਨ (ਇਹ) ਕ੍ਰੋਧ ਕਰ ਕੇ ਧਾਵਾ ਬੋਲੇਗਾ, ਹੇ ਰਾਜਨ! ਇਕ ਛਿਣ 
ਹੀ ਇਹ ਤੇਰੀ ਸਾਰੀ ਸੈਨਾ ਨੂੰ ਲੁਟ _ਕੁਟ ਕੇ _ਚਲਾ _ਜਾਵੇਗਾ।੧੭੬। 


੩੨੩੨ 


ਸੀ _ਦਸਮ-ਗ੍ਰੰਥ ਸਾਹਿਬ 


ਅਉਰ ਅਉਰ ਜੇ ਸੁਭਟਿ ਗਨੋ ਤਿਹ ਨਾਮ _ਬਿਚਛਨ। 

ਬਡ ਜੋਧਾ ਬਡ ਸੂਰ ਬਡੇ _ਜਿਤਵਾਰ ਸੁਲੱਛਨ। 

ਕਲਹਿ ਨਾਮ ਇਕ ਨਾਰਿ ਮਹਾ ਕਲ ਰੂਪ ਕਲਹ _ਕਰ। 

ਲੋਗ ਚਤੁਰਦਸ _ਮਾਝਿ ਜਾਸੁ _ਛੋਰਾ ਨਹੀ ਸੁਰ ਨਰ। 

ਸਬ _ਸਸਤ੍ਰ ਅਸਤ ਭੀਤਰ ਨਿਪੁਣ ਅਤਿ ਪੁਭਾਵ ਤਿਹ _ਜਾਨੀਐ। 
ਸਬ ਦੇਸ ਭੇਸ ਅਰੁ ਰਾਜ ਸਬ ਤ੍ਰਾਸ ਜਵਨ ਕੋ _ਮਾਨੀਐ। ੧੭੭। 


ਬੈਰ ਨਾਮ ਇਕ ਬੀਰ ਮਹਾ ਦੁਰ ਧਰਖ ਅਜੈ ਰਣਿ। 

ਕਬਹੁ _ਦੀਨ ਨਹੀ _ਪੀਠਿ ਅਨਿਕ ਜੀਤੇ ਜਿਹ ਨ੍ਰਿਪ _ਗਣ। 

ਲੋਚਨ ਸ੍ਰੋਣਤ ਬਰਣ ਅਰੁਣ ਸਬ _ਸਸਤ੍ਰ ਅੰਗਿ ਤਿਹ। 

ਰਵਿ ਪ੍ਰਕਾਸ ਸਰ ਧੁਜਾ ਅਰੁਣ ਲਾਜਤ _ਲਖਿ ਛਬਿ ਜਿਹ। 

ਇਹ ਭਾਤਿ ਬੈਰ ਬੀਰਾ ਬੜੈ ਜਿਦਿਨ ਕੂਧ ਕਰਿ ਗਰਜਿ ਹੈ। 

ਬਿਨੁ ਏਕ ਸਾਂਤਿ ਸੁਨ ਰੇ ਨ੍ਰਿਪਤਿ ਸੁ ਅਉਰ ਨ ਦੂਸਰ ਬਰਜਿ ਹੈ। ੧੭੮। 


ਧੂਮੂ ਧੁਜਾ ਰਥ ਧੂਮੂ ਧੂਮੂ _ਸਾਰਥੀ ਬਿਰਾਜਤ। 

ਧੂਮੂ ਬਸਤ੍ਰ ਤਨ _ਧਰੋ_ਨਿਰਖਿ ਧੂਅਰੋ ਮਨਿ _ਲਾਜਤ। 

ਧੂਮੂ _ਧਨੁਖ ਕਰ ਛਕ੍ਯੋ ਬਾਨ ਧੂਮਰੇ ਸੁਹਾਏ। 

ਸੁਰ ਨਰ ਨਾਗ ਭੁਜੰਗ ਜਛ ਅਰੁ ਅਸੁਰ ਲਜਾਏ। 

ਇਹ ਛਬਿ ਪੁਭਾਵ ਆਲਸ ਨ੍ਰਿਪਤਿ ਜਿਦਿਨ ਜੁਧ ਕਹ ਜੁਟ ਹੈ। 
ਉਦਮ _ਬਿਹੀਨ ਸੁਨ ਰੇ ਨ੍ਰਿਪਤਿ ਅਉਰ ਸਕਲ ਦਲ ਫੁਟ ਹੈ। ੧੭੯। 


ਹਰਿਤ ਧੁਜਾ ਅਰੁ _ਧਨੁਖ _ਹਰਿਤ ਬਾਜੀ ਰਥ ਸੋਭੰਤ। 

ਹਰਤ ਬਸਤ੍ਰ ਤਨ ਧਰੇ ਨਿਰਖਿ ਸੁਰ ਨਰ ਮਨ ਮੋਹੰਤ। 

ਪਵਨ _ਬੇਗ _ਰਥ ਚਲਤ ਭਰਮਨ _ਬਘੂਲਾ _ਲਖਿ _ਲਜਿਤ। 

ਸੁਨਤ ਸੂਵਨ ਚਕ ਸਬਦ ਮੇਘ ਮਨ ਮਹਿ ਸੁਖੁ _ਸਜਿਤ। 

ਇਹ ਛਬਿ ਪ੍ਰਤਾਪ ਮਦ ਨਾਮ ਨ੍ਰਿਪ ਜਿਦਿਨ ਤੁਰੰਗ ਨਚਾਇ _ਹੈ। 

ਬਿਨੁ ਇਕ ਬਿਬੇਕ ਸੁਨ ਲੈ ਨ੍ਰਿਪਤਿ ਸਸੁ ਸਮਰਿ ਨ ਦੂਸਰ ਜਾਇ ਹੈ। ੧੮॥। 


ਅਸਿਤ ਧੂਜਾ _ਸਾਰਥੀ ਅਸਿਤ ਬਸਤ੍ਰੈ ਅਰੁ _ਬਾਜੀ। 

ਅਸਿਤ ਕਵਚ _ਤਨ ਕਸੇ ਤਜਤ _ਬਾਣਨ ਕੀ ਰਾਜੀ। 

ਅਸਿਤ ਸਕਲ ਤਿਹ _ਬਰਣ _ਅਸਿਤ ਲੋਚਨ ਦੁਖ _ਮਰਦਨ। 

ਅਸਿਤ ਮਣਿਣ ਕੇ ਸਕਲ _ਅੰਗਿ ਭੁਖਣ ਰੁਚਿ _ਬਰਧਨ। 

ਅਸ ਕੁਵ੍ਰਿਤਿ ਬੀਰ ਦੁਰ ਧਰਖ ਅਤਿ ਜਿਦਿਨ ਸਮਰ ਕਹ _ਸਜਿਹੈ। 
ਬਿਨੁ ਇਕ ਧੀਰਜ _ਬੀਰਤ ਤਜਿ ਅਉਰ ਸਕਲ ਦਲ _ਭਜਿ ਹੈ। ੧੮੧। 


ਰੁਦੂ ਅਵਤਾਰ ੩੩੩ 
ਹੋਰ ਹੋਰ _ਜੋ ਯੋਧੇ ਗਿਣੇ ਜਾਂਦੇ ਹਨ, ਉਨ੍ਹਾਂ ਦੇ ਸੁੰਦਰ ਨਾਂ _ਹਨ। _(ਉਹ) ਬਹੁਤ 
ਭਾਰੀ ਯੋਧੇ, _ਵੱਡੇ _ਸੂਰਮੇ _ਅਤੇ _ਬਹੁਤ _ਜਿਤਾਂ _ਹਾਸਲ _ਕਰਨ _ਵਾਲੇ ਚੰਗੇ _ ਲੱਛਣਾਂ _ਵਾਲੇ 
ਹਨ। _“ਕਲਹ” ਨਾਂ ਵਾਲੀ ਇਕ ਇਸਤਰੀ ਹੈ ਜੋ ਮਹਾਨ “ਕਲ” ਰੂਪ _ਵਾਲੀ ਅਤੇ _ਬਹੁਤ 
ਕਲੇਸ਼ ਕਰਨ _ਵਾਲੀ ਹੈ। ਜਿਸ ਨੇ ਚੌਹਾਂ ਲੋਕਾਂ _ਵਿਚ ਦੇਵਤਾ ਜਾਂ ਮਨੁੱਖ ਨਹੀਂ _ਛਡਿਆ 
ਹੈ। ਸਾਰੇ ਸ਼ਸਤ੍ਰਾਂ _ਅਸਤ੍ਰਾਂ ਨੂੰ ਚਲਾਉਣ ਵਿਚ _ਨਿਪੁਣ ਹੈ ਅਤੇ ਉਸ ਦਾ ਭਾਰੀ ਪ੍ਰਭਾਵ 
ਜਾਣੀਦਾ ਹੈ। ਸਾਰੇ ਦੇਸਾਂ ਅਤੇ ਭੇਸਾਂ ਅਤੇ ਸਭ ਰਾਜਾਂ ਵਿਚ ਜਿਸ ਦਾ ਡਰ ਮੰਨਿਆ ਜਾਂਦਾ 
ਹੈਂ।੧੭੭। 

'ਵੈਰ” ਨਾਂ ਦਾ ਇਕ ਬਹੁਤ ਹੀ ਨਿਡਰ _ਵੀਰ ਹੈ ਜੋ ਰਣ ਵਿਚ ਜਿਤਿਆ ਨਹੀਂ 
ਜਾ _ਸਕਦਾ। ਜਿਸ ਨੇ ਕਦੇ ਵੀ ਪਿਠ ਨਹੀਂ ਦਿੱਤੀ ਅਤੇ ਅਨੇਕਾਂ ਰਾਜਿਆਂ ਦੇ ਸਮੂਹ ਜਿਤ 
ਲਏ _ਹਨ। ਉਸ ਦੀਆਂ ਲਾਲ ਅੱਖਾਂ ਹਨ ਅਤੇ ਸ਼ਰੀਰ ਉਤੇ ਸਜਾਏ _ਸਾਰੇ ਸ਼ਸਤ੍ਰ _ਲਾਲ 
ਹਨ। ਜਿਸ ਦੀ ਧੁਜਾ ਸੂਰਜ ਦੇ ਪ੍ਰਕਾਸ਼ ਵਾਂਗ ਹੈ ਅਤੇ (ਜਿਸ ਦੀ) ਛਬੀ ਨੂੰ ਲਾਲ ਰੰਗ 
ਵੀ ਵੇਖ ਕੇ ਲਜਿਤ ਹੁੰਦਾ ਹੈ। ਇਸ ਤਰ੍ਹਾਂ ਦਾ 'ਵੈਰ” ਬਹੁਤ ਵੱਡਾ ਵੀਰ ਹੈ, ਜਿਸ ਦਿਨ 
ਉਹ ਕ੍ਰੋਧ ਕਰ ਕੇ ਗਜੇਗਾ, ਹੇ ਰਾਜਨ! ਸੁਣੋ, ਬਿਨਾ ਇਕ 'ਸਾਂਤਿ” ਦੇ ਹੋਰ (ਕੋਈ) ਦੂਜਾ 
ਉਸ ਨੂੰ ਨਹੀਂ _ਵਰਜੇਗਾ।੧੭੮। 

(ਜਿਸ ਦੀ) ਧੂੰਏਂ ਦੀ ਧੁਜਾ, ਧੂੰਏਂ ਦਾ ਰਥ ਅਤੇ ਧੂੰਏਂ ਦਾ ਰਥਵਾਨ ਬੈਠਾ ਹੋਇਆ 
ਹੈ। ਧੂੰਏਂ ਦੇ ਹੀ ਬਸਤੁ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਧੂੰਏਂ 
ਦਾ ਮਨ ਵੀ ਲਜਿਤ ਹੁੰਦਾ ਹੈ। ਧੂੰਏਂ ਦਾ ਹੀ _ਧਨੁਸ਼ (ਜਿਸ ਨੇ) ਹੱਥ ਵਿਚ ਕਸਿਆ ਹੋਇਆ 
ਹੈ ਜਿਸ ਵਿਚ ਧੂੰਏਂ ਦੇ ਹੀ ਤੀਰ ਸੁਸ਼ੋਭਿਤ ਹਨ। (ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ, 
ਸੱਪ, _ਯਕਸ਼ _ਅਤੇ ਦੈਂਤ _ਲਜਾਵਾਨ ਰਹੇ _ਹਨ। ਇਸ (ਪ੍ਰਕਾਰ ਦੀ) _ਛਬੀ ਦੇ ਪ੍ਰਭਾਵ 


ਹੋ 
ਵਾਲਾ _'ਆਲਸ', ਰਾਜਾ ਜਦੋਂ ਯੁੱਧ ਨੂੰ ਜੁਟ ਜਾਏਗਾ, ਹੇ ਰਾਜਨ! ਸੁਣੋ, “ਉਦਮ” ਤੋਂ ਬਿਨਾ 
ਹੋਰ ਸਾਰਾ _ਦਲ _ (ਉਸ ਤੋਂ) ਨਸ਼ਟ ਹੋ ਜਾਏਗਾ।੧੭੯। 

ਹਰੇ ਰੰਗ _ਦੀ ਧੁਜਾ, ਹਰੇ ਰੰਗ _ਦਾ ਧਨੁਸ਼ ਅਤੇ ਹਰੇ ਘੋੜੇ ਅਤੇ _ਹਰੇ ਰੰਗ _ਦਾ 
ਰਥ ਸ਼ੋਭ ਰਿਹਾ ਹੈ। (ਜਿਸ ਨੇ) ਹਰੇ ਰੰਗ ਦੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, 

ਨੰ) ਵੇਖ ਕੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਮੋਹਿਤ ਹੋ ਰਹੇ ਹਨ। (ਜਿਸ ਦਾ) 
ਦੇ ਵੇਗ _ਵਾਂਗ _ਚਲਦਾ ਹੈ, _(ਜਿਸ ਨੂੰ) _ਭੁਮਦਿਆਂ ਵੇਖ ਕੇ _ਵਾ-ਵਰੋਲਾ _ਵੀ 
ਹੈ। (ਜਿਸ ਦੇ) ਸ਼ਬਦ ਨੂੰ ਕੰਨਾਂ ਨਾਲ ਸੁਣ ਕੇ ਹੈਰਾਨ ਹੋਇਆ ਬਦਲ ਮਨ 
ਵਿਚ ਸੁਖ ਅਨੁਭਵ _ਕਰਦਾ _ਹੈ। ਇਹ _ਛਬੀ ਅਤੇ ਪ੍ਰਤਾਪ 'ਮਦ” ਨਾਂ ਦੇ ਰਾਜੇ ਦਾ ਹੈ, 
(ਉਹ) ਜਿਸ ਦਿਨ ਘੋੜਾ _ਨਚਾਏਗਾ; _ਹੇ ਰਾਜਨ! ਸੁਣ ਲਓ, ਬਿਨਾ ਇਕ “ਬਿਬੇਕ” ਦੇ 
ਯੁੱਧ _ਵਿਚ _(ਉਸ _ਦੇ ਸਾਹਮਣੇ) ਹੋਰ ਦੂਜਾ _ਕੌਣ _ਜਾਏਗਾ।੧੮0। 

ਕਾਲੀ _(ਅਸਿਤ) ਧੁਜਾ ਹੈ, _ਕਾਲਾ _ਰਥਵਾਨ ਹੈ, ਬਸਤ੍ਰ _ਅਤੇ ਘੋੜੇ ਵੀ _ਕਾਲੇ _ਹਨ, 
ਕਾਲਾ ਹੀ ਕਵਚ _ਤਨ ਉਤੇ ਕਸਿਆ ਹੋਇਆ ਹੈ ਅਤੇ _ਬਾਣਾਂ ਦੀ ਲੜੀ ਛਡੀ ਜਾ 
ਹੈ। ਉਸ ਦਾ ਸਾਰਾ ਰੰਗ ਕਾਲਾ ਹੈ ਅਤੇ ਦੁਖ ਨੂੰ ਨਸ਼ਟ _ਕਰਨ ਵਾਲੀਆਂ _ਕਾਲੀਆਂ ਹੀ 
ਅੱਖਾਂ _ਹਨ। ਕਾਲੀਆਂ _ਮਣੀਆਂ ਦੇ ਜ਼ੇਵਰ ਸਾਰਿਆਂ ਅੰਗਾਂ ਉਤੇ ਰੁਚੀ ਨਾਲ ਬੈਨ੍ਹੇ ਹੋਏ ਹਨ। 
ਇਸ ਤਰ੍ਹਾਂ ਦਾ ਬਹੁਤ _ਨਿਡਰ ਯੋਧਾ _'ਕੁਵ੍ਰਿਤਿ` ਹੈ। ਜਿਸ ਦਿਨ (ਉਹ) ਯੁੱਧ ਨੂੰ ਜਾਏਗਾ, 
ਤਾਂ ਬਿਨਾ ਇਕ _ “ਧੀਰਜ” (ਨਾਂ ਦੇ) ਯੋਧੇ _ਦੇ, ਹੋਰ ਸਾਰਾ _ਦਲ _ ਤੱਤ-ਛਿਣ _ ਭਜ 
ਜਾਇਗਾ।੧੮੧। 


੩੩੪ 


ਸੀ _ਦਸਮ-ਗ੍ਰੰਥ _ਸਾਹਿਬ 


ਚਰਮ _ਬਰਮ ਕਹ ਧਰੇ ਧਰਮ ਛਤ੍ਰੀ ਕੋ _ਧਾਰਤ। 

ਅਜੈ ਜਾਨਿ _ਆਪਨਹਿ ਸਰਬ _ਰਣ _ਸੁਭਟ _ਪਚਾਰਤ। 

ਧਰਨ ਨ ਆਗੈ ਧੀਰ ਬੀਰ ਜਿਹ ਸਮੁਹ _ਧਾਵਤ। 

ਸੁਰ ਅਸੁਰ ਅਰੁ ਨਰ ਨਾਰਿ ਜਛ ਗੰਧੂਬ ਗੁਨ ਗਾਵਤ। 

ਇਹ ਬਿਧਿ ਗੁਮਾਨ ਜਾ ਦਿਨ ਗਰਜ ਪਰਮ ਕ੍ਰੋਧ ਕਰ ਢੂਕ ਹੈ। 


ਬਿਨੁ ਇਕ ਸੀਲ ਸੁਨ ਨ੍ਰਿਪਤਿ ਨ੍ਰਿਪਾਣਿ ਸੁ ਅਉਰ ਸਕਲ ਦਲ ਹੂਕ ਹੈ। ੧੮੨। 


ਕੜਕਿ ਕ੍ਰੋਧ ਕਰਿ ਚੜਗੁ _ਭੜਕਿ _ਭਾਦਵਿ ਜ੍ਯੋਂ_ਗਜਤ। 

ਸੜਕ ਤੇਗ ਦਾਮਿਨ ਤੜਕ _ਤੜਭੜ ਰਣ ਸਜਤ। 

ਲੁੜਕ _ਲੁਥ _ਬਿਥੁਰਗ ਸੇਲ ਸਾਮੁਹਿ ਹੂਹੈ _ਘਲਤ। 

ਜਿਦਿਨ ਰੋਸ ਰਾਵਤ _ਰਣਹਿ ਦੂਸਰ ਕੋ __ਝਲਤ। 

ਇਹ ਬਿਧਿ ਅਪਮਾਨ ਤਿਹ ਭ੍ਰਾਤ ਭਨ ਜਿਦਿਨ ਰੁਦੁ ਰਸ ਮਚਿ ਹੈ। 
ਬਿਨ ਇਕ ਸੀਲ ਦੁਸੀਲ ਭਟ ਸੁ ਅਉਰ ਕਵਣ ਰਣਿ ਰਚਿ ਹੈ। ੧੮੩। 


ਹੈ 
ਵਂ 
ਕੋ 


ਧਨੁਖ _ਮੰਡਲਾਕਾਰ ਲਗਤ ਜਾ ਕੋ __ਸਦੀਵ _ਰਣ। 

ਨਿਰਖਤ ਤੇਜ ਪ੍ਰਭਾਵ ਭਟਕ _ਭਾਜਤ ਹੈ ਭਟ _ਗਣ। 

ਕਉਨ _ਬਾਧਿ ਤੇ ਧੀਰ ਬੀਰ _ਨਿਰਖਤ _ਦੁਤਿ _ਲਾਜਤ। 

ਨਹਨ ਜੁਧ ਠਹਰਾਤਿ _ਤੁਸਤ ਦਸਹੂੰ ਦਿਸ _ਭਾਜਤ। 

ਇਹ ਬਿਧਿ ਅਨਰਥ ਸਮਰਥ _ਰਣਿ ਜਿਦਿਨ ਤੁਰੰਗ ਮਟਕ ਹੈ। 
ਬਿਨੁ ਇਕ ਧੀਰ ਸੁਨ ਬੀਰ ਬਰੁ ਸੁ ਦੂਸਰ ਕਉਨ ਹਟਕਿ ਹੈ। ੧੮੪। 


ਪ੍ਰੀਤ ਬਸਤ੍ਰ ਤਨਿ ਧਰੇ ਧੁਜਾ ਪੀਅਰੀ ਰਥ ਧਾਰੇ। 

ਪੀਤ ਮਨੁਖ ਕਰਿ ਸੋਭ ਮਾਨ ਰਤਿ ਪਤਿ ਕੋ _ਟਾਰੇ। 

ਪੀਤ _ਬਰਣ _ਸਾਰਥੀ ਪੀਤ _ਬਰਣੈ ਰਥ _ਬਾਜੀ। 

ਪੀਤ ਬਰਨ ਕੋ ਬਾਣ ਖੇਤਿ ਚੜਿ _ਗਰਜਤ ਗਾਜੀ। 

ਇਹ ਭਾਤਿ ਬੈਰ ਸੂਰਾ ਨ੍ਰਿਪਤਿ ਜਿਦਿਨ ਗਰਜਿ ਦਲ ਗਾਹਿ_ਹੈ। 
ਬਿਨੁ ਇਕ ਗਿਆਨ ਸਵਧਾਨ ਹੈ ਅਉਰ ਸਮਰ ਕੋ _ਚਾਹਿ ਹੈ। ੧੮੫। 


ਮਲਿਤ ਬਸਤੁ _ਤਨਿ ਧਰੇ ਮਲਿਤ ਭੂਖਨ ਰਥ ਬਾਧੇ। 

ਮਲਿਤ ਮੁਕਟ ਸਿਰ ਧਰੇ ਪਰਮ _ਬਾਣਣ ਕਹ _ਸਾਧੇ। 

ਮਲਿਤ _ਬਰਣ _ਸਾਰਥੀ _ਮਲਿਤ _ਤਾਹੂੰ _ਆਭੂਖਨ। 

ਮਲਯਾਗਰ _ਕੀ _ਗੈਪੈ ਸਕਲ _ਸਤ੍ਹ ਕੁਲ _ਦੂਖਨ। 

ਇਹ ਭਾਤਿ ਨਿੰਦ ਅਨਧਰ _ਸੁਭਟ ਜਿਦਿਨ ਅਯੋਧਨ ਮਚਿ_ਹੈ। 

ਬਿਨੁ ਇਕ ਧੀਰਜ ਸੁਨ ਬੀਰਬਰ ਸੁ ਆਉਰ ਕਵਣ ਰਣਿ ਰਚਿ ਹੈ। ੧੮੬। 


ਰੁਦ੍ਰ ਅਵਤਾਰ ੩੩੫ 


ਚੰਮ ਦਾ ਕਵਚ _(ਜਿਸ ਨੇ) ਪਾਇਆ ਹੋਇਆ ਹੈ ਅਤੇ ਛਤ੍ਰੀ ਧਰਮ ਨੂੰ ਧਾਰਨ 
ਕੀਤਾ ਹੋਇਆ ਹੈ। ਆਪਣੇ ਆਪ ਨੂੰ _ਅਜਿਤ ਜਾਣ ਕੇ _ਰਣ-ਭੂਮੀ ਵਿਚ _ਸਾਰਿਆਂ ਯੋਧਿਆਂ 
ਨੂੰ ਵੰਗਾਰਦਾ ਹੈ। ਜਿਸ ਦੇ ਸਾਹਮਣੇ ਹੋਕੇ ਧਾਵਾ _ਕਰਦਾ ਹੈ, _ਉਹ ਸੂਰਮਾ ਅਗੋਂ ਧੀਰਜ 
ਧਾਰਨ _ਨਹੀਂ _ਕਰਦਾ। _ਦੇਵਤੇ, ਦੈਂਤ ਅਤੇ _ਨਰ-ਨਾਰੀ, _ਯਕਸ਼, _ਗੰਧਰਬ _ (ਸਭ _ਉਸ ਦੇ) 
ਗੁਣ ਗਾਉਂਦੇ _ਹਨ। _ਇਸ ਤਰ੍ਹਾਂ ਦਾ _'ਗੁਮਾਨ” (ਨਾਂ ਦਾ ਸੂਰਮਾ) ਜਿਸ ਦਿਨ ਗਜ ਵਜ 
ਕੇ ਬਹੁਤ ਕ੍ਰੋਧ ਨਾਲ ਆ ਢੁਕੇਗਾ, ਤਾਂ ਹੇ _ਰਜਿਆਂ ਦੇ ਰਾਜੇ! ਸੁਣੋ, ਬਿਨਾ ਇਕ “ਸੀਲ” 
ਦੇ ਹੋਰ ਸਾਰਾ _ਦਲ _ ਹਾਲ-ਦੁਹਾਈ _ ਮਚਾਏਗਾ।੧੮੨। 

ਕੜਕ _ਕੇ ਕ੍ਰੋਧ _ਨਾਲ _ਚੜ੍ਹੇਗਾ _ਅਤੇ _ਭਾਦਰੋ' ਦੀ __ਬਿਜਲੀ _ਵਾਂਗ _ਗੱਜੇਗਾ। _ਸੜਕ 
ਕਰ _ਕੇ ਤਲਵਾਰ _(ਮਿਆਨ _ਤੋਂ _ਨਿਕਲੇਗੀ) _ਅਤੇ _ਬਿਜਲੀ ਦੀ __ਤੜਕ _ਵਾਂਗ _ਤੱਤ-ਫਟ 
ਲੋਥਾਂ _ਵਿਛ _ ਜਾਣਗੀਆਂ _ਅਤੇ _ਸਾਹਮਣੇ ਹੋ ਕੇ _ਬਰਛੇ _ਮਾਰੇ 


ਰਣ _ਸਜੇਗੀ। _ਲੋਥਾਂ _ਉਤੇ 
ਜਾਣਗੇ। _ਜਿਸ _ਦਿਨ ਰੋਸ ਨਾਂ ਦਾ ਰਾਜਾ ਰਣ ਮਚਾਏਗਾ, (ਉਸ _ਦੀ ਝਾਲ ਨੂੰ) ਦੂਜਾ 
ਕੌਣ _ਝਲੇਗਾ। _ਇਸ ਤਰ੍ਹਾਂ ਦਾ ਉਸ ਦਾ ਭਰਾ “ਅਪਮਾਨ” ਦਸਿਆ ਜਾਂਦਾ ਹੈ, ਜਿਸ _ਦਿਨ 


(ਉਹ) ਰੁਦ੍ਰ ਰੂਪ ਵਿਚ _ਮਚ _ਪਏਗਾ, _ਤਦ ਬਿਨਾ ਇਕ _'ਸੀਲ” ਅਤੇ _'ਦੁਸੀਲ” ਸੂਰਮਿਆਂ 


ਤੋਂ ਹੋਰ ਕੌਣ ਯੁੱਧ _ਵਿਚ _ ਮਗਨ _ਹੋ__ਸਕੇਗਾ।੧੮੩। 


ਜਿਸ ਦਾ ਮੰਡਲਾਕਾਰ ਵਾਲਾ ਧਨੁਸ਼ ਹੈ ਅਤੇ (ਜੋ) ਸਦਾ ਯੁੱਧ ਵਿਚ ਲਗਾ ਰਹਿੰਦਾ 
ਹੈ। (ਜਿਸ ਦੇ) ਤੇਜ ਦੇ ਪ੍ਰਭਾਵ ਨੂੰ ਵੇਖ ਕੇ ਸੂਰਮਿਆਂ ਦੇ ਜੁਟ ਭਟਕਦੇ ਹੋਏ ਭਜੀ ਜਾਂਦੇ 
ਹਨ। (ਉਸ ਦੀ) ਛਬੀ ਨੂੰ ਵੇਖ ਕੇ ਕਿਹੜੇ ਸੂਰਮੇ ਧੀਰਜ ਬੰਨ੍ਹਦੇ ਹਨ? ਸਗੋਂ ਯੋਧੇ _ਲਜਿਤ 
ਹਨ। _ਇਸ _ ਤਰ੍ਹਾਂ ਦਾ _ਸਮਰਥ _ ਸੂਰਮਾ _“ਅਨਰਥ” ਜਿਸ _ਦਿਨ ਯੁੱਧ _ਵਿਚ ਘੋੜੇ ਨੂੰ 
ਮਟਕਾਏਗਾ, _(ਹੇ ਰਾਜਨ!) ਸੁਣੋ, ਬਿਨਾ ਇਕ _ਧੀਰਜ (ਨਾਂ ਦੇ) ਸੂਰਮੇ ਤੋਂ ਹੋਰ ਕੌਣ ਉਸ 
ਨੂੰ ਰੋਕ _ਸਕੇਗਾ।੧੮੪। 

ਤਨ ਉਤੇ ਪੀਲੇ ਬਸਤ੍ਰ _ਧਾਰੇ _ਹੋਏ _ਹਨ ਅਤੇ ਰਥ _ਉਤੇ ਪੀਲੀ _ਧੁਜਾ _ਲਗਾਈ 
ਹੋਈ ਹੈ। _ਪੀਲਾ _ਧਨੁਸ਼ ਹੱਥ _ਵਿਚ ਸ਼ੋਭਦਾ ਹੈ ਅਤੇ _ਕਾਮਦੇਵ ਦਾ ਮਾਨ _ਦੂਰ ਕਰਦਾ ਹੈ। 

ਦਾ ਰਥਵਾਨ ਹੈ ਅਤੇ ਪੀਲੇ ਰੰਗ _ਦੇ ਹੀ ਰਥ _ਨਾਲ ਘੋੜੇ _(ਜੁਤੇ ਹਨ) । 

ਦੇ ਬਾਣ _ਹਨ। (ਉਹ) ਯੋਧਾ _ਰਣ-ਭੂਮੀ ਵਿਚ ਜਾ ਕੇ ਗੱਜਦਾ ਹੈ। ਹੇ ਰਾਜਨ! 

ਭਾਂਤ ਦਾ ਸੂਰਮਾ _'ਵੈਰ” ਹੈ। _ਜਿਸ _ਦਿਨ (ਉਹ) _ਲਲਕਾਰਾ _ਮਾਰ ਕੇ _ਸੈਨਾ-ਦਲ ਨੂੰ 
ਮਧੋਲੇਗਾ, _(ਉਦੋਂ) ਬਿਨਾ _ਇਕ _ਗਿਆਨ _ਦੇ ਹੋਰ ਕਿਹੜਾ _ਸਾਵਧਾਨ ਹੋਕੇ ਯੁੱਧ _ ਨੂੰ 
ਚਾਹੰਗਾ।੧੮੫। 

ਮੈਲੇ ਜਿਹੇ ਬਸਤੁ _ਤਨ _ਉਤੇ ਧਾਰਨ ਕੀਤੇ ਹੋਏ _ਹਨ ਅਤੇ ਮੈਲੇ ਜਿਹੇ ਗਹਿਣੇ 
ਰਥ _ਨਾਲ _ਬੈਨ੍ਹੇ ਹੋਏ _ਹਨ। _ਮੈਲਾ ਜਿਹਾ _ਮੁਕਟ _ਸਿਰ ਉਤੇ _ਧਾਰਨ _ਕੀਤਾ ਹੋਇਆ ਹੈ 
ਅਤੇ _ਬਹੁਤ _ਚੈਗੇ _ਬਾਣਾਂ ਨੂੰ ਸਾਧਿਆ ਹੋਇਆ ਹੈ। _ਰਥਵਾਨ ਵੀ ਮੈਲੇ ਜਿਹੇ ਰੰਗ _ਦਾ 
ਹੈ ਅਤੇ ਉਸ ਦੇ ਗਹਿਣੇ ਵੀ ਮੈਲੇ ਜਿਹੇ ਹਨ। ਮਲਯਾਗਰ (ਉਤੇ ਜੰਮੇ ਚੰਦਨ) ਦੀ ਸੁਗੰਧ 
ਵਾਲਾ ਅਤੇ ਸਾਰੇ ਵੈਰੀਆਂ ਦੇ ਕੁਲ ਨੂੰ ਦੁਖ ਦੇਣ ਵਾਲਾ ਹੈ। ਇਸ ਤਰ੍ਹਾਂ ਦਾ _ਧੜ-ਹੀਨ 
ਯੋਧਾ _'ਨਿੰਦ”` ਜਿਸ _ਦਿਨ ਯੁੱਧ _ਮਚਾਏਗਾ, ਹੇ ਸ੍ਰੇਸ਼ਠ ਸੂਰਮੇ _(ਪਾਰਸ _ਨਾਥ)! ਸੁਣੋ, ਬਿਨਾ 
ਇਕ _ ਧੀਰਜ _ਦੇ ਹੋਰ ਕੌਣ ਯੁੱਧ _ ਮਚਾਏਗਾ।੧੮੬। 


੩੩੬ 


ਸੀ _ਦਸਮ-ਗ੍ਰੰਥ _ਸਾਹਿਬ 


ਘੋਰ ਬਸਤ੍ਰ ਤਨਿ ਧਰੇ ਘੋਰ ਪਗੀਆ ਸਿਰ ਬਾਧੇ। 

ਘੋਰ ਬਰਣ ਸਿਰਿ ਮੁਕਟ ਘੋਰ ਸਤ੍ਰਨ ਕਹ _ਸਾਧੇ। 

ਘੋਰ ਮੰਤ੍ਰ ਮੁਖ ਜਪਤ ਪਰਮ ਆਘੋਰ ਰੂਪ ਤਿਹ। 

ਲਖਤ _ਸੂਰਗ _ਭਹਰਾਤ ਘੋਰ ਆਭਾ _ਲਖਿ ਕੇ _ਜਿਹ। 

ਇਹ ਭਾਤਿ ਨਰਕ ਦੁਰ ਧਰਖ ਭਟ ਜਿਦਿਨ ਰੋਸਿ ਰਣਿ ਆਇ ਹੈ। 

ਬਿਨੁ ਇਕ ਹਰਿਨਾਮ ਸੁਨ ਹੋ ਨ੍ਰਿਪਤਿ ਸੁ ਅਉਰ ਨ ਕੋਇ ਬਚਾਇ ਹੈ। ੧੮੭। 


ਸਮਟ ਸਾਗ ਸੰਗੂਹੈ ਸੇਲ ਸਾਮੁਹਿ ਹ੍ਹੋ ਸੁਟੈ। 

ਕਲਿਤ ਕ੍ਰੋਧ _ਸੈਜੁਗਤਿ ਗਲਿਤ _ਗੈਵਰ ਜਿਯੋਂ`_ ਜੁਟੈ। 

ਇਕ ਇਕ ਬਿਨੁ ਕੀਨ ਇਕ ਤੇ ਇਕ ਨ ਚਲੈ। 

ਇਕ ਇਕ ਸੰਗ ਭਿੜੈ ਸਸਤਰ ਸਨਮੁਖ ਹ੍ਹੈ _ਝਲੈ। 

ਇਹ ਬਿਧਿ ਨਸੀਲ ਦੁਸੀਲ ਭਟ ਸਹਤ ਕੁਚੀਲ ਗਰਜਿ_ਹੈ। 

ਬਿਨੁ ਏਕ ਸੁਚਹਿ ਸੁਨਿ ਨ੍ਰਿਪ ਨ੍ਰਿਪਣਿ ਸੁ ਅਉਰ ਨ ਕੋਊ ਬਰਜਿ ਹੈ। ੧੮੮। 


ਸਸਤ੍ਰ ਅਸਤ ਦੋਊ _ਨਿਪੁਣ ਨਿਪੁਣ ਸਬ ਬੇਦ ਸਾਸਤ _ਕਰ। 

ਅਰੁਣ ਨੇਤਰ ਅਰੁ ਰਕਤ ਬਸਤ੍ਰ _ਧ੍ਰਿਤਵਾਨ _ਧਨੁਰਧਰ। 

ਬਿਕਟ _ਬਾਕ੍ਯ _ਬਡ ਡ੍ ਯਾਛ _ਬੜੋ ਅਭਿਮਾਨ ਧਰੇ _ਮਨ। 

ਅਮਿਤ ਰੂਪ ਅਮਿਤੋਜ ਅਭੈ _ਆਲੋਕ ਅਜੈ _ਰਨ। 

ਅਸ ਸੁਭਟ ਛੁਧਾ ਤ੍ਰਿਸਨਾ ਸਬਲ ਜਿਦਿਨ ਰੰਗ ਰਣ ਰਚਿ_ਹੈ। 

ਬਿਨੁ ਇਕ ਨ੍ਰਿਪਤਿ ਨਿਗ੍ਹ ਬਿਨਾ ਅਉਰ ਜੀਅ ਨ ਲੈ ਬਚਿ ਹੈ। ੧੮੯। 


ਪਵਨ ਬੇਗ _ਰਥ _ਚਲਤ ਸੁ _ਛਬਿ ਸਾਵਜ _ਤਾੜਤਾ ਕ੍ਰਿਤ। 

ਗਿਰਤ ਧਰਨ ਸੁੰਦਰੀ ਨੈਕ ਜਿਹ _ਦਿਸਿ ਫਿਰਿ _ਝਾਕਤ। 

ਮਦਨ ਮੋਹ ਰਹਤ _ਮਨੁਛ _ਦੇਖਿ ਛਬਿ _ਲਾਜਤ। 

ਉਪਜਤ _ਹੀਯ _ਹੁਲਾਸ ਨਿਰਖਿ ਦੁਤਿ ਕਹ ਦੁਖ _ਭਾਜਤ। 

ਇਮਿ ਕਪਟ ਦੇਵ ਅਨਜੇਵ ਨ੍ਰਿਪੁ ਜਜਿਦਿਨ ਝਟਕ ਦੈ ਧਾਇ ਹੈ। 
ਬਿਨੁ ਏਕ ਸਾਂਤਿ ਸੁਨੇਹੋਂ ਨ੍ਰਿਪਤਿ ਸੁ ਅਉਰ ਕਵਨ _ਸਮੁਹਾਇ ਹੈ। ੧੯0। 


ਚਖਨ _ਚਾਰੁ _ਚੰਚਲ ਪ੍ਰਭਾਵ _ਖੰਜਨ _ਲਖਿ _ਲਾਜਤ। 

ਗਾਵਤ ਰਾਗ ਬਸੰਤ _ਥੇਣ ਬੀਨਾ ਧੁਨਿ _ਬਾਜਤ। 

ਧਧਕਤ _ਧ੍ਰਿਕਟ ਮ੍ਰਿਦੰਗ ਝਾਂਝ _ਝਾਲਰ _ਸੁਭ _ਸੋਹਤ। 

ਖਗ ਮ੍ਰਿਗ ਜਛ ਭੁਜੰਗ ਅਸਰ ਸੁਰ ਨਰ ਮਨ _ਮੋਹਤ। 

ਅਸ ਲੋਭ ਨਾਮ ਜੋਧਾ ਬਡੋ _ਜਿਦਿਨ ਜੁਧ ਕਹ ਜੁਟਿ ਹੈ। 

ਜਸ ਪਵਨ ਬੇਗ ਤੇ ਮੇਘ ਗਣ ਸੁ ਅਸ ਤਵ ਸਬ ਦਲ ਫੁਟਿ ਹੈ। ੧੯੧। 


ਰੁਦੂ ਅਵਤਾਰ ੩੩੭ 


ਗੂੜ੍ਹੇ (ਜਾਂ ਭਿਆਨਕ) ਰੰਗ _ਦੇ ਬਸਤ੍ਰ _ਤਨ _ਉਤੇ _ਧਾਰਨ _ਕੀਤੇ ਹੋਏ _ਹਨ ਅਤੇ 


ਸਿਰ ਉਤੇ ਵੀ ਗਾੜ੍ਹੇ (ਜਾਂ ਭਿਆਨਕ) ਰੰਗ _ਦੀ ਪਗੜੀ ਬੰਨ੍ਹੀ ਹੋਈ ਹੈ। ਗੂੜ੍ਹੇ _(ਭਿਆਨਕ) 
ਰੰਗ ਦਾ ਸਿਰ ਉਤੇ _ਮੁਕਟ ਹੈ ਅਤੇ ਭਿਆਨਕ ਵੈਰੀਆਂ ਨੂੰ _ਸਾਧਣ ਵਾਲਾ ਹੈ (ਅਰਥਾਂਤਰ- 
ਭਿਆਨਕ _ਸ਼ਸਤ੍ਰਾਂ ਦੇ ਨਿਸ਼ਾਨੇ _ਬਣਾਉਂਦਾ ਹੈ)। ਮੁਖ ਤੋਂ ਭਿਆਨਕ _ਮੰਤੂ _ਦਾ _ਜਾਪ _ਕਰਦਾ 


ਕੇ “ਸਵਰਗ” (ਨਾਂ ਵਾਲਾ _ਯੋਧਾ ਵੀ) _ਕੰਬਦਾ ਹੈ। ਇਸ ਤਰ੍ਹਾਂ ਦਾ ਹੈ “ਨਰਕ” ਨਾਂ ਦਾ 
ਭਿਆਨਕ ਯੋਧਾ, _ਜਿਸ _ਦਿਨ ਕ੍ਰੋਧ ਕਰ ਕੇ _ਰਣ-ਭੂਮੀ ਵਿਚ ਆਏਗਾ, _ਹੇ ਰਾਜਨ! ਸੁਣੋ, 
ਬਿਨਾ ਇਕ _ “ਹਰਿ-ਨਾਮ” ਦੇ ਹੋਰ ਕੋਈ ਵੀ (ਉਸ ਤੋਂ) ਬਚ ਨਹੀਂ _ਸਕੇਗਾ।੧੮੭। 
ਜੌ ਚੰਗੀ ਤਰ੍ਹਾਂ ਸਿਮਟ ਕੇ ਬਰਛੀ ਨੂੰ ਪਕੜਦਾ ਹੈ ਅਤੇ ਸਾਹਮਣੇ ਹੋਕੇ ਬਰਛਾ 
ਸੁਟਦਾ ਹੈ। ਕ੍ਰੋਧ ਨਾਲ ਸੰਯੁਕਤ ਹੋ ਕੇ ਚਮਕਦਾ ਹੈ ਅਤੇ ਮਸਤੀ ਵਿਚ ਘੁਲੇ ਹੋਏ ਹਾਥੀ ਵਾਂਗ 
(ਯੁੱਧ _ ਵਿਚ) ਜੁਟ ਜਾਂਦਾ ਹੈ। ਇਕ ਇਕ ਕੀਤੇ ਬਿਨਾ, ਉਹ ਇਕ (ਥਾਂ ਤੋਂ) ਦੂਜੀ ਵਲ ਨਹੀਂ 
ਜਾਂਦਾ। (ਉਹ) ਇਕ ਨਾਲ ਇਕ ਯੁੱਧ ਕਰਦਾ ਹੈ ਅਤੇ ਸਾਹਮਣੇ ਹੋਕੇ ਸ਼ਸਤ੍ਰ (ਦਾ ਵਾਰ) 
ਝਲਦਾ ਹੈ। ਇਸ ਤਰ੍ਹਾਂ ਦੇ “ਨਸੀਲ” (ਵਿਗੜੇ ਸੁਭਾ ਵਾਲਾ) ਅਤੇ 'ਦੁਸੀਲ” (ਕੁਰਖ਼ਤ ਸੁਭਾ 
ਵਾਲਾ) ਸੂਰਮੇ 'ਕੁਚੀਲ” (ਅਸ਼ੁੱਧਤਾ) ਨਾਲ ਰਲ ਕੇ ਜਦੋਂ ਲਲਕਾਰਨਗੇ, ਹੇ ਰਾਜਿਆਂ ਦੇ ਰਾਜੇ! 
ਸੁਣੋ, ਬਿਨਾ ਇਕ 'ਸੁਚਤਾ” (ਨਾਂ ਦੇ ਸੂਰਮੇ) ਤੋਂ ਹੋਰ ਕੋਈ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ।੧੮੮। 
ਸ਼ਸਤ੍ਰ ਅਤੇ ਅਸਤੁ ਦੋਹਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਵੇਦ ਤੇ ਸ਼ਾਸਤ੍ਰ (ਨੂੰ 
ਵਿਚਾਰਨ ਵਿਚ) ਮਾਹਿਰ ਹੈ। (ਉਸ ਦੇ) ਲਾਲ ਨੇਤਰ ਹਨ ਅਤੇ ਲਾਲ ਹੀ ਬਸਤ੍ਰ ਹਨ ਅਤੇ 
ਧੀਰਜ ਵਾਲਾ ਧਨੁਸ਼ਧਾਰੀ ਹੈ। ਬਹੁਤ ਵਿਕਟ, ਬਾਂਕਾ ਅਤੇ ਵੌਡੀਆਂ ਅੱਖਾਂ ਵਾਲਾ ਅਤੇ ਮਨ 
ਵਿਚ ਵੱਡਾ ਅਭਿਮਾਨ ਧਾਰਨ ਕਰਨ ਵਾਲਾ ਹੈ। (ਜੋ) ਅਮਿਤ ਰੂਪ ਵਾਲਾ, ਅਮਿਤ ਬਲ 
ਵਾਲਾ, ਭੈ ਰਹਿਤ ਹੈ ਅਤੇ ਨ ਜਿਤਿਆ ਜਾ ਸਕਣ ਵਾਲਾ ਅਲੌਕਿਕ ਰਣ ਕਰਦਾ ਹੈ। ਇਸ 
ਤਰ੍ਹਾਂ ਦੇ ਭੁਖ ਅਤੇ ਤ੍ਰੋਹ (ਦੋਵੇਂ) ਸੂਰਮੇ ਬਹੁਤ ਬਲਵਾਨ ਹਨ। ਜਿਸ ਦਿਨ ਇਹ ਰਣ-ਭੂਮੀ 
ਰਚਾ ਦੇਣਗੇ, ਹੇ ਰਾਜਨ! ਬਿਨਾ ਇਕ “ਨਿਗੂਹ” ਤੋ ਹੋਰ ਕੋਈ ਜੀਊਂਦਾ ਨਹੀਂ ਬਚੇਗਾ।੧੮੯। 
ਪੌਣ ਦੇ ਵੇਗ ਵਾਂਗ (ਜਿਸ ਦਾ) ਰਥ ਚਲਦਾ ਹੈ ਅਤੇ ਜੋ ਹਾਥੀ (“'ਸਾਵਜ”) ਦੀ 
ਛਬੀ _ਵਾਲਾ ਅਤੇ ਬਿਜਲੀ _ਦੀ ਫੁਰਤੀ ਵਾਲਾ ਹੈ। (ਉਹ) ਜਿਸ ਪਾਸੇ ਵਲ ਜ਼ਰਾ ਜਿੰਨਾ 
ਫਿਰ ਕੇ ਝਾਕਦਾ ਹੈ, ਸੁੰਦਰ ਇਸਤਰੀਆਂ (ਮੋਹਿਤ ਹੋਕੇ) ਧਰਤੀ ਉਤੇ _ਡਿਗ ਪੈਂਦੀਆਂ 
ਹਨ। _ਕਾਮਦੇਵ (ਮਨ ਵਿਚ) ਮੋਹਿਆ ਰਹਿੰਦਾ ਹੈ ਅਤੇ (ਉਸ ਦੀ) ਛਬੀ ਨੂੰ ਵੇਖ ਕੇ ਮਨੁੱਖ 
(ਮਨ ਵਿਚ) ਲਜਿਤ ਹੁੰਦਾ ਹੈ। (ਉਸ ਦੀ) ਦੁਤੀ (ਚਮਕ) ਨੂੰ ਵੇਖ ਕੇ ਹਿਰਦੇ ਵਿਚ _ਹੁਲਾਸ 
ਪੈਦਾ ਹੁੰਦਾ ਹੈ ਅਤੇ ਦੁਖ _ਭਜ ਜਾਂਦੇ ਹਨ। ਇਸ ਤਰ੍ਹਾਂ ਦਾ ਨ ਜਿਤਿਆ ਜਾ ਸਕਣ ਵਾਲਾ 
“ਕਪਟ ਦੇਵ” ਰਾਜਾ _ਹੈ। (ਉਹ) ਜਿਸ ਦਿਨ ਝਟਕਾ ਦੇ ਕੇ ਧਾਵਾ ਕਰੇਗਾ, _ਹੇ ਰਾਜਨ! 
ਸੁਣ ਲਵੋ, _ਬਿਨਾ ਇਕ ਸਾਂਤਿ” ਦੇ ਹੋਰ ਕੌਣ ਉਸ _ਦੇ ਸਾਹਮਣੇ _ਆਏਗਾ।੧੯0। 
(ਜਿਸ ਦੀਆਂ) ਅੱਖਾਂ ਸੁੰਦਰ ਅਤੇ ਚੰਚਲ ਹਨ, (ਜਿਨ੍ਹਾਂ ਦੇ) ਪ੍ਰਭਾਵ ਨੂੰ ਵੇਖ ਕੇ 
ਮਮੋਲਾ _(ਖੰਜਨ ਪੰਛੀ) ਵੀ ਸ਼ਰਮਸਾਰ ਹੁੰਦਾ ਹੈ। ਬਸੰਤ ਰਾਗ ਨੂੰ ਗਾਉਂਦਾ ਹੈ ਅਤੇ ਬੇਣ ਤੇ 
ਬੀਨਾ ਦੀ ਧੁਨ ਵਜਦੀ ਹੈ। “ਧਧਕਤ” ਅਤੇ 'ਧ੍ਰਿਕਟ” (ਦੇ ਧੁਨ ਨਾਲ) ਮਿਰਿਦੰਗ (ਵਜਦਾ ਹੈ)। 
ਝਾਂਝ ਅਤੇ _ਝਾਲਰ ਦੀ ਸ਼ੁਭ (ਧੁਨ) ਸ਼ੋਭਦੀ ਹੈ। (ਜੋ) ਪੰਛੀ, ਹਿਰਨ, ਯਕਸ਼, ਭੁਜੰਗ (ਸੱਪ), 
ਦੈਂਤ, ਦੇਵਤੇ, ਮਨੁੱਖ ਆਦਿ ਦੇ ਮਨ ਨੂੰ ਮੋਹਿਤ ਕਰ ਰਹੀ ਹੈ। ਇਸ ਨਾਂ ਦਾ ਬਹੁਤ ਵੱਡਾ 
ਯੋਧਾ “ਲੋਭ” ਹੈ। ਜਿਸ ਦਿਨ (ਉਹ) ਯੁੱਧ ਵਿਚ ਜੁਟੇਗਾ, (ਹੇ ਰਾਜਨ!) ਪੌਣ ਦੇ ਵੇਗ ਨਾਲ 
ਬਦਲਾਂ ਦੇ ਝੁੰਡ ਜਿਵੇਂ (ਫਟ ਜਾਂਦੇ ਹਨ) ਉਸ ਤਰ੍ਹਾਂ ਤੇਰੀ ਸਭ ਸੈਨਾ _ਬਿਖਰ _ਜਾਏਗੀ।੧੯੧। 


੩੩੮ 


ਸੀ _ਦਸਮ-ਗ੍ੰਥ _ਸਾਹਿਬ 


ਧੁਜ ਪੁਮਾਣ _ਬੀਜੁਰੀ ਭੁਜਾ _ਭਾਰੀ ਜਿਹ _ਰਾਜਤ। 

ਅਤਿ ਚੰਚਲ ਰਥ ਚਲਤ _ਨਿਰਖ ਸੁਰ ਨਰ ਮੁਨਿ ਭਾਜਤ। 

ਅਧਿਕ ਰੂਪ ਅਮਿਤੋਜ ਅਮਿਟ ਜੋਧਾ ਰਣ ਦੁਹ _ਕਰ। 

ਅਤਿ ਪ੍ਰਤਾਪ ਬਲਵੰਤ ਲਗਤ _ਸਤ੍ੂਨ ਕਹ _ਰਿਪੁ _ਹਰ। 

ਅਸ ਮੋਹ ਨਾਮ ਜੋਧਾ ਜਸ ਜਿਦਿਨ ਜੁਧ ਕਹ ਜੁਟਿ ਹੈ। 

ਬਿਨ ਇਕ _ਬਿਚਾਰ ਅਬਿਚਾਰ ਨ੍ਰਿਪ ਅਉਰ ਸਕਲ ਦਲ ਫੁਟਿ ਹੈ। ੧੯੨। 


ਪਵਨ _ਬੇਗ _ਰਥ ਚਲਤ _ਗਵਨ _ਲਖਿ ਮੋਹਿਤ ਨਾਗਰ। 

ਅਤਿ ਪ੍ਰਤਾਪ ਅਮਿਤੋਜ ਅਜੈ ਪ੍ਰਤਮਾਨ ਪੁਭਾਧਰ। 

ਅਤਿ _ਬਲਿਸਟ _ਅਧਿਸਟ ਸਕਲ ਸੈਨਾ ਕਹੁ _ਜਾਨਹੁ। 

ਕਰੋਧ ਨਾਮ _ਬਢਿਯਾਛ _ਬਡੋਂ ਜੋਧਾ ਜੀਅ ਮਾਨਹੁ। 

ਧਰਿ ਅੰਗਿ ਕਵਚ ਧਰ _ਪਨਚ ਕਰਿ _ਜਿਦਿਨ ਤੁਰੰਗ ਮਟਕ ਹੈ। 

ਬਿਨੁ ਏਕ ਸਾਂਤਿ ਸੁਨ ਸਤਿ ਨ੍ਰਿਪ ਸੁ ਅਉਰ ਨ ਕੋਊ ਹਟਕਿ ਹੈ। ੧੯੩। 


ਗਲਿਤ _ਦੁਰਦ ਮਦਿ _ਚੜ੍ਯੋ _ਕਢਿ _ਕਰਵਾਰ _ਭਯੰਕਰ। 

ਸ੍ਯਾਮ _ਬਰਣ ਆਭਰਣ _ਖਚਿਤ _ਸਬ ਨੀਲ _ਮਣਿਣ ਬਰ। 

ਸਰਨ _ਕਿੰਕਣੀ ਜਾਲ ਬਧੇ _ਬਾਨੈਤ _ਗਜੋਤਮ। 

ਅਤਿ ਪੁਭਾਵ ਜੁਤਿ ਬੀਰ _ਸਿਧ ਸਾਵੰਤ ਨਰੋਤਮ। 

ਇਹ ਛਬਿ ਹੰਕਾਰ ਨਾਮਾ _ਸੁਭਟ ਅਤਿ _ਬਲਿਸਟ _ਤਿਹ _ਮਾਨੀਐ। 
ਜਿਹ ਜਗਤ ਜੀਵ _ਜੀਤੇ ਸਬੈ ਆਪ ਅਜੀਤ _ਤਿਹ _ਜਾਨੀਐ। _੧੯੪। 


ਸੇਤ ਹਸਤ ਆਰੂੜ _ਢੁਰਤ ਚਹੂੰ ਓਰਿ ਚਵਰ _ਬਰ। 

ਸੂਰਣ ਕਿੰਕਣੀ ਬਧੇ _ਨਿਰਖਿ ਮੋਹਤ ਨਾਰੀ ਨਰ। 

ਸੁਭੂ _ਸੈਹਥੀ ਪਾਣਿ ਪੂਭਾ ਕਰ ਮੈ ਅਸ ਧਾਵਤ। 

ਨਿਰਖਿ _ਦਿਪਤਿ _ਦਾਮਨੀ ਪੂਭਾ _ਹੀਯਰੇ _ਪਛੁਤਾਵਤ। 

ਅਸ ਦ੍ਰੋਹ ਨਾਮ ਜੋਧਾ ਬਡੋ ਅਤਿ ਪ੍ਰਭਾਵ ਤਿਹ _ਜਾਨੀਐ। 

ਜਲ _ਥਲ _ਬਿਦੇਸ _ਦੇਸਨ ਨ੍ਿਪਤਿ ਆਨ ਜਵਨ ਕੀ ਮਾਨੀਐ। _੧੯੫। 


ਤਬਲ ਬਾਜ _ਘੁੰਘਰਾਰ ਸੀਸ ਕਲਗੀ ਜਿਹਾ _ਸੋਹਤ। 

ਦੂ _ਕ੍ਰਿਪਾਣ ਗਜਗਾਹ _ਨਿਰਖਿ _ਨਾਰੀ ਨਰ _ਮੋਹਤ। 

ਅਮਿਤ ਰੂਪ ਅਮਿਤੋਜ _ਬਿਕਟ _ਬਾਨੈਤ _ਅਮਿਟ _ਭਟ। 

ਅਤਿ ਸੁਬਾਹ ਅਤਿ ਸੂਰ ਅਜੈ ਅਨਭਿਦ ਸੁ ਅਨਕਟ। 

ਇਹ ਭਾਤਿ ਭਰਮ ਅਨਭਿਦ ਭਟ ਜਿਦਿਨ ਕੂਧ ਜੀਯ ਧਾਰ ਹੈ। 

ਬਿਨ ਇਕ ਬਿਚਾਰ ਅਬਚਿਰ ਨ੍ਰਿਪ ਸਸੁ ਅਉਰ ਨ ਆਨਿ ਉਬਾਰਿ ਹੈ। ੧੯੬। 


ਰੁਦੂ ਅਵਤਾਰ ੩੩੯ 
ਜਿਸ _ਦੀ ਬਿਜਲੀ ਜਿਹੀ ਧੁਜਾ _ਹੈ _ਅਤੇ ਭਾਰੀ _ਭੁਜਾਵਾਂ _ਸ਼ੋਭਦੀਆਂ _ਹਨ। _(ਉਸ 
ਦਾ) ਬੜਾ ਚੰਚਲ ਰਥ _ਚਲਦਾ ਹੈ ਜਿਸ ਨੂੰ ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਭਜ ਜਾਂਦੇ 


ਹਨ। _(ਉਸ ਦਾ) ਬਹੁਤ ਅਧਿਕ ਰੂਪ ਹੈ, ਅਮਿਤ ਸ਼ਕਤੀ ਹੈ, _ਅਮਿਟ ਅਤੇ ਕਠੋਰ ਯੁੱ 
ਕਰਨ _ਵਾਲਾ ਯੋਧਾ _ਹੈ। _ਅਤਿ ਅਧਿਕ ਪ੍ਰਤਾਪ ਵਾਲਾ, _ਬਲਵਾਨ _ਅਤੇ _ਵੈਰੀਆਂ ਨੂੰ _ਸ਼ਤੁ- 
ਵਿਨਾਸ਼ਕ ਲਗਦਾ _ਹੈ। _ਇਸ ਤਰ੍ਹਾਂ “ਮੋਹ” ਨਾਂ ਦਾ _ਯਸ਼ਵਾਨ ਯੋਧਾ _ਹੈ। _(ਉਹ) ਜਿਸ 
ਯੁੱਧ _ਵਿਚ _ਜੁਟੇਗਾ, ਹੇ ਰਾਜਨ! ਬਿਨਾ ਇਕ _'ਬਿਚਾਰ” ਅਤੇ _'ਅਬਿਚਾਰ” ਦੇ ਹੋਰ 
ਦਲ ਨਸ਼ਟ ਹੋ _ਜਾਏਗਾ।੧੯੨। 


ਦੀ ਚਾਲ ਨੂੰ ਵੇਖ ਕੇ ਮੋਹਿਤ ਹੋ ਗਏ _ਹਨ। (ਉਹ) ਬਹੁਤ ਪ੍ਰਤਾਪ ਵਾਲਾ, _ਅਮਿਤ _ਬਲ 
ਵਾਲਾ, ਨ ਜਿਤੇ ਜਾ _ਸਕਣ ਵਾਲਾ, _ਮੂਰਤੀ ਵਰਗੀ _ ਪ੍ਰਭਾ ਨੂੰ ਧਾਰਨ _ਕਰਨ _ਵਾਲਾ _ਅਤੇ 
ਬਹੁਤ ਬਲਵਾਨ _ਹੈ। (ਉਸ ਨੂੰ) ਸਾਰੀ ਸੈਨਾ ਦਾ ਆਧਾਰ (ਅਥਵਾ _ਰਖਿਅਕ) _ਜਾਣ _ਲਵੋ। 
ਕ੍ਰੋਧ ਨਾਂ ਦਾ ਵਡੀਆਂ ਅੱਖਾਂ ਵਾਲਾ, ਵੱਡਾ ਯੋਧਾ ਮਨ _ਵਿਚ ਮੰਨ _ਲਵੋ। _(ਉਸ ਨੇ) ਸ਼ਰੀਰ 
ਉਤੇ ਕਵਚ _ਧਾਰਨ _ਕੀਤਾ ਹੋਇਆ ਹੈ, ਹੱਥ _ਨਾਲ _ਚਿਲਾ ਚੜ੍ਹਾਇਆ ਹੋਇਆ ਹੈ। (ਉਹ) 
ਜਿਸ ਦਿਨ ਘੋੜਾ _ਮਟਕਾਏਗਾ, ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ, ਬਿਨਾ ਇਕ 'ਸਾਂਤਿ? 
ਦੇ (ਉਸ ਨੂੰ) ਹੋਰ ਕੋਈ ਰੋਕ ਨਹੀਂ __ਸਕੇਗਾ।੧੯੩। 
ਮਦਮਾਤੇ _ਹਾਥੀ _ਵਾਂਗ _ਮਸਤ ਹੋਕੇ ਚੜ੍ਹਿਆ ਹੋਇਆ ਹੈ ਅਤੇ (ਹੱਥ _ਵਿਚ) 
ਭਿਆਨਕ ਤਲਵਾਰ _ਕਢੀ _ਹੋਈ ਹੈ। ਕਾਲੇ ਰੰਗ _ਦੇ ਗਹਿਣੇ ਹਨ, ਜੋ ਸਾਰੇ ਨੀਲ _ਮਣੀਆਂ 
ਨਾਲ _ਖਚਿਤ _ਕੀਤੇ ਹੋਏ _ਹਨ। ਸੋਨੇ ਦੀ _ਕਿੰਕਣੀ (ਤੜਾਗੀ) ਦੇ ਜਾਲ _ਨਾਲ ਉਤਮ _ਅਤੇ 
ਬਾਂਕਾ _(ਬਾਨੈਤ”) _ਹਾਥੀ _ਸਜਿਆ ਹੋਇਆ ਹੈ। ਇਸ ਦਾ ਵੀਰਤਾ ਯੁਕਤ ਬਹੁਤ _ਪੁਭਾਵ 
ਹੈ ਅਤੇ ਸਫਲ, ਸੇੇਸ਼ਠ ਪੁਰਸ਼ (ਉਸ ਦੇ) ਅਧਿਕਾਰੀ (“ਸਾਵੰਤ”) ਹਨ। ਇਹ ਹੈ ਛਬੀ “ਹੰਕਾਰ” 
ਦੇ ਯੋਧੇ ਦੀ, ਉਸ ਨੂੰ ਬਹੁਤ ਬਲਵਾਨ ਮੰਨਣਾ ਚਾਹੀਦਾ ਹੈ। ਜਿਸ _ਨੇ ਜਗਤ ਦੇ 
ਪਰ _ ਉਹ _ ਆਪ _ ਅਜਿਤ ਜਾਣਿਆ ਜਾਂਦਾ _ਹੈ। _੧੯੪। 


ਜੀਵ ਜਿਤੇ _ ਹੋਏ 
ਸਫ਼ੈਦ ਹਾਥੀ ਉਤੇ ਸਵਾਰ ਹੈ ਅਤੇ ਚੌਹਾਂ ਪਾਸੇ ਸੁੰਦਰ ਚੌਰ _ਝੁਲ _ਰਹੇ _ਹਨ। ਸੋਨੇ 


ਹਨ)। ਸੁੰਦਰ ਸੈਹਥੀ (ਬਰਛੀ) _ਹੱਥ ਵਿਚ _ਹੈ ਅਤੇ ਤਲਵਾਰ ਹੱਥ ਵਿਚ ਚਮਕ _ਰਹੀ 


ਨਾਂ 
ਹੈ। _ਜਲ-ਥਲ _ਅਤੇ ਦੇਸਾਂ _ਬਿਦੇਸਾਂ ਦੇ ਰਾਜੇ _ਜਿਸ _ਦੀ ਆਨ ਮੰਨਦੇ _ਹਨ। _੧੯੫। 
ਘੋੜੇ ਉਤੇ ਰਖੇ ਹੋਏ ਥੌਂਸੇ (ਨੂੰ _ਵਜਾਉਂਦਾ ਹੈ), _ਸਿਰ _ਉਤੇ ਘੁੰਘਰਾਲੇ ਵਾਲੇ _ਹਨ 
ਦਿ 
ਸਿਰ ਉਤੇ) ਜਿਗਾ (ਨੂੰ ਸਜਾਇਆ ਹੋਇਆ ਹੈ), (ਜਿਸ ਨੂੰ) ਵੇਖ ਕੇ ਨਰ-ਨਾਰੀ ਮੋਹਿਤ 
ਰਿ 
ਨ ਮਿਟਣ ਵਾਲਾ _ਯੋਧਾ _ਹੈ। _ਅਤਿ ਸੁੰਦਰ _ਬਾਂਹਵਾਂ _ਵਾਲਾ, _ਅਤਿ _ਅਧਿਕ _ਸ਼ੂਰਵੀਰ, _ਨ 
ਜਿਤਿਆ ਜਾਂ ਸਕਣ ਵਾਲਾ, ਨ ਭੇਦੇ ਜਾ ਸਕਣ ਵਾਲਾ ਅਤੇ ਨ ਕਟੇ ਜਾ ਸਕਣ ਵਾਲਾ 
ਹੈ। ਇਸ ਤਰ੍ਹਾਂ ਦਾ ਨ ਭੇਦੇ ਜਾ ਸਕਣ ਵਾਲਾ “ਭਰਮ” (ਨਾਂ ਦਾ) ਸੂਰਮਾ ਹੈ। ਜਿਸ ਦਿਨ 
(ਉਹ) ਮਨ ਵਿਚ ਕ੍ਰੋਧ ਧਾਰਨ ਕਰੇਗਾ, ਹੇ ਰਾਜਨ! (ਉਸ ਦਿਨ) ਬਿਨਾ ਇਕ _'ਬਿਚਾਰ” 
“ਅਬਿਚਾਰ” ਦੇ, ਹੋਰ ਕੋਈ _ਵੀ ਬਚਾ __ ਨਹੀਂ _ਸਕੇਗਾ।੧੯੬। 


ਸੀ _ਦਸਮ-ਗ੍ੰਥ _ਸਾਹਿਬ 


ਲਾਲ ਮਾਲ ਸੁਭ _ਬਧੈ ਨਗਨ _ਸਰਪੇਚਿ ਖਚਿਤ ਸਿਰ। 

ਅਤਿ _ਬਲਿਸਟ _ਅਨਿਭੇਦ ਅਜੈ ਸਾਵੰਤ _ਭਟਾਂਬਰ। 

ਕਟਿ ਕ੍ਰਿਪਾਣ ਸੈਹਥੀ ਤਜਤ ਧਾਰਾ _ਬਾਣਨ _ਕਰ। 

ਦੇਖਤ ਹਸਤ ਪ੍ਰਭਾਵ ਲਜਤ _ਤੜਿਤਾ _ਧਾਰਾਧਰ। 

ਅਸ ਬੁਹਮ ਦੋਖ _ਅਨਮੋਖ ਭਟ ਅਕਟ ਅਜੈ ਤਿਹ _ਜਾਨੀਐ। 

ਅਰਿ _ਦਵਨ ਅਜੈ ਆਨੰਦ ਕਰ ਨ੍ਰਿਪ ਅਬਿਬੇਕ _ਕੋ_ਮਾਨੀਐ। _੧੯੭। 


ਅਸਿਤ ਬਸਤ੍ਰ _ਅਰੁ _ਅਸਿਤ _ਗਾਤ ਅਮਿਤੋਜ _ਰਣਾਚਲ। 

ਅਤਿ ਪੁਚੰਡ ਅਤਿ ਬੀਰ ਬੀਰ ਜੀਤੇ ਜਿਨ ਜਲ _ਥਲ। 

ਅਕਟ ਅਜੈ ਅਨਭੇਦ _ਅਮਿਟ ਅਨਰਥਿ ਨਾਮ _ਤਿਹੈ। 

ਅਤਿ ਪ੍ਰਮਾਥ ਅਰਿ ਮਥਨ ਸਤਰ ਸੋਖਨ ਹੈ ਬ੍ਰਿਦ ਜਿਹ। 

ਦੁਰ _ਧਰਖ ਸੂਰ _ਅਨਭੇਦ ਭਟ ਅਤਿ ਪਰਤਾਪ ਤਿਹ ਜਾਨੀਐ। 
ਅਨਜੈ ਅਨੰਦ _ਦਾਤਾ ਅਪਨ ਅਤਿ _ਸੁਬਾਹ _ਤਿਹ _ਮਾਨੀਐ। _੧੯੮। 


ਮੋਰ ਬਰਣ ਰਥ ਬਾਜ ਮੋਰ ਹੀ ਬਰਣ ਪਰਮ ਜਿਹ। 

ਅਮਿਤ ਤੇਜ ਦੁਰ ਧਰਖ ਸਤ੍ਹ ਲਖ ਕਰ _ਕੰਪਤ ਤਿਹ। 

ਅਮਿਟ ਬੀਰ _ਆਜਾਨ_ਬਾਹੁ _ਅਲੋਕ ਰੂਪ _ਗਨ। 

ਮਤਸ ਕੇਤੁ ਲਖਿ ਜਾਹਿ ਹਿਰਦੈ ਲਾਜਤ ਹੈ ਦੁਤਿ ਮਨਿ। 

ਅਸ ਝੂਠ ਰੂਠਿ ਜਿਦਿਨ ਨ੍ਰਿਪਤਿ ਰਣਹਿ_ਤੁਰੰਗ ਉਬਕਿ _ਹੈ। 

ਬਿਨੁ ਇਕ ਸਤਿ ਸੁਣ ਸਤਿ ਨ੍ਰਿਪ ਸੁ ਅਉਰ ਨ ਆਨਿ ਹਟਕਿ ਹੈ। ੧੯੯। 


ਰਥ ਤੁਰੰਗ ਸਿਤ ਅਸਿਤ ਅਸਿਤ ਸਿਤ ਧੁਜਾ _ਬਿਰਾਜਤ। 

ਅਸਿਤ ਸੇਤਹਿ ਬਸਤੁ _ਨਿਰਖਿ ਸੁਰ ਨਰ _ਮੁਨਿ _ਲਾਜਤ। 

ਅਸਿਤ _ਸੇਤ _ਸਾਰਥੀ _ਅਸਿਤ ਸੇਤ ਛਕਿਓ ਰਥਾਂਬਰ। 

ਸੁਵਰਣ ਕਿੰਕਨੀ ਕੇਸ _ਜਨੁਕ ਦੂਸਰੇ ਦੇਵੇਸੁਰ। 

ਇਹ ਛਬਿ ਪ੍ਰਭਾਵ ਮਿਥਿਆ ਸੁਭਟ ਅਤਿ _ਬਲਿਸਟ ਤਿਹ ਕਹ ਕਹ੍ਯੋ। 
ਜਿਹ ਜਗਤ ਜੀਵ ਜੀਤੇ ਸਬੈ ਨਹਿ ਅਜੀਤ ਨਰ ਕੋ_ਰਹ੍ਯੋ। ੨00। 


ਚਕ੍ਰ _ਬਕੂ ਕਰ ਧਰੇ ਚਾਰੁ ਬਾਗਾ ਤਨਿ ਧਾਰੇ। 

ਆਨਨ _ਖਾਤ _ਤੇਬੋਲ ਗੈਧਿ ਉਤਮ _ਬਿਸਥਾਰੇ। 

ਚਵਰੁ _ਚਾਰੁ _ਚਹੂੰ ਓਰਿ ਢੁਰਤ ਸੁੰਦਰ ਛਬਿ _ਪਾਵਤ। 

ਨਿਰਖਤ ਨੈਨ ਬਸੰਤ ਪ੍ਰਭਾ _ਤਾਕਹ ਸਿਰ _ਨ੍ਯਾਵਤ। 

ਇਹ ਬਿਧਿ ਸੁਬਾਹੁ ਚਿੰਤਾ ਸੁਭਟ ਅਤਿ ਦੁਰ ਧਰਖ _ਬਖਾਨੀਐ। 
ਅਨਭੰਗ _ਗਾਤ _ਅਨਭੈ _ਸੁਭਟ ਅਤਿ ਪੁਚੰਡ _ਤਿਹ _ਮਾਨੀਐ। ੨0੧੧ 


ਰੁਦੂ ਅਵਤਾਰ ੩੪੧ 


ਸੁੰਦਰ ਲਾਲਾਂ ਦੀ ਮਾਲਾ ਬੰਨ੍ਹੀ ਹੋਈ ਹੈ ਅਤੇ _ਸਿਰ ਦੀ ਪਗ _('ਸਰਪੇਚਿ”) ਵਿਚ 
ਨਗ _ਜੜ੍ਹੇ ਹੋਏ _ਹਨ। _ਬਹੁਤ ਬਲਵਾਨ, _ਨ ਭੇਦੇ ਜਾ ਸਕਣ _ਵਾਲਾ, _ਨ ਜਿਤੇ ਜਾ _ਸਕਣ 
ਵਾਲਾ, ਅਧਿਕਾਰੀਆਂ _ਅਤੇ ਯੋਧਿਆਂ ਦਾ ਸਰਪ੍ਰਸਤ ਹੈ। _ਲਕ _ਨਾਲ ਤਲਵਾਰ _ਅਤੇ (ਹੱਥ 
ਵਿਚ) ਬਰਛੀ ਹੈ ਅਤੇ ਹਥਾਂ ਨਾਲ ਬਾਣਾਂ ਦੀ ਝੜੀ ਲਾਈ ਹੋਈ ਹੈ। ਹਸਦੇ ਦੇ ਪ੍ਰਭਾਵ ਨੂੰ 
ਵੇਖ ਕੇ ਬਿਜਲੀ ਲਜਿਤ ਹੋਕੇ _ਬਦਲਾਂ _(“ਧਾਰਾਧਰ”) ਵਿਚ (ਲੁਕ ਜਾਂਦੀ ਹੈ)। ਇਹੋਂ ਜਿਹੇ 
“ਬੁਹਮ ਦੋਖ” ਅਤੇ 'ਅਨਮੋਖ” (ਨਾਂ ਦੇ) ਨ ਕਟੇ ਜਾ ਸਕਣ ਵਾਲੇ ਅਤੇ ਨ ਜਿਤੇ ਜਾ ਸਕਣ 
ਵਾਲੇ (ਯੋਧੇ) ਉਨ੍ਹਾਂ ਨੂੰ _ਜਾਣੀਦਾ ਹੈ। (ਹੇ ਰਾਜਨ!) ਵੈਰੀ ਨੂੰ ਦਬਾਉਣ ਵਾਲਾ, ਨ ਜਿਤੇ ਜਾ 


ਸਕਣ _ਵਾਲਾ _ਅਤੇ ਆਨੰਦ _ਕਰਨ _ਵਾਲਾ _'ਅਬਿਬੇਕ” ਰਾਜਾ ਮੰਨਣਾ ਚਾਹੀਦਾ ਹੈ। _੧੯੭। 


ਕਾਲੇ ਬਸਤੁ _ਅਤੇ ਕਾਲੇ ਹੀ ਸ਼ਰੀਰ ਵਾਲਾ, ਅਮਿਤ ਬਲ _ਵਾਲਾ ਅਤੇ ਯੁੱਧ _ਵਿਚ 
ਅਚਲ _ਰਹਿਣ _ਵਾਲਾ _ਹੈ। _ਅਤਿ ਪ੍ਰਚੰਡ _(ਤੇਜ ਵਾਲਾ) ਹੈ, _ਅਤਿਅੰਤ _ਸ਼ੂਰਵੀਰ ਹੈ _ਅਤੇ 
ਜਿਸ ਨੇ ਜਲ ਥਲ ਦੇ ਵੀਰ ਜਿਤੇ ਹੋਏ ਹਨ। ਉਸ ਨ ਕਟੇ ਜਾਣ ਵਾਲੇ, ਜਿਤੇ ਜਾ 
ਸਕਣ ਵਾਲੇ, ਨ ਭੇਦੇ ਜਾ ਸਕਣ ਵਾਲੇ, ਨ ਮਿਟਣ ਵਾਲੇ ਦਾ ਨਾਂ 'ਅਨਰਥਿ” ਹੈ। ਵੈਰੀ 
ਨੂੰ ਬਹੁਤ _ਮਿਧਣ ਅਤੇ _ਮੌਥਣ ਵਾਲਾ ਹੈ ਅਤੇ ਜਿਸ ਦਾ ਧਰਮ ਹੀ ਵੈਰੀ ਨੂੰ ਸੁਕਾਉਣਾ 
ਹੈ। (ਇਸ ਤਰ੍ਹਾਂ) ਨਿਡਰ ਸੂਰਮਾ, ਨ ਵਿੰਨ੍ਹੇ ਜਾ _ਸਕਣ _ਵਾਲਾ ਯੋਧਾ _ਅਤੇ _ਅਤਿ ਪ੍ਰਤਾਪ 
ਵਾਲਾ ਜਾਣਨਾ ਚਾਹੀਦਾ ਹੈ। _ਉਸ ਨੂੰ ਨ ਜਿਤੇ ਜਾ ਸਕਣ ਵਾਲਾ, ਆਪਣਿਆਂ ਨੂੰ ਆਨੰਦ 
ਦੇਣ ਵਾਲਾ _ ਅਤੇ _ਮਹਾਨ _ਸੂਰਵੀਰ _ਯੋਧਾ _ਮੌਨੀਦਾ _ਹੈ।੧੯੮। 

ਮੋਰ ਦੇ ਰੰਗ _ਵਾਲਾ ਰਥ ਅਤੇ ਬਿਲਕੁਲ ਮੋਰ ਦੇ ਰੰਗ ਵਾਲੇ ਘੋੜੇ _ਹਨ। ਅਮਿਤ 
ਤੇਜ ਵਾਲਾ ਅਤੇ ਭਿਆਨਕ ਯੋਧਾ ਹੈ, ਜਿਸ ਨੂੰ ਵੇਖ ਕੇ ਵੈਰੀ ਕੰਬਦੇ ਹਨ। _ਅਮਿਟ ਯੋਧਾ 
ਹੈ, ਗੋਡਿਆਂ ਤਕ ਲੰਬੀਆਂ _ਬਾਂਹਵਾਂ ਵਾਲਾ ਹੈ _ਅਤੇ ਅਲੌਕਿਕ ਰੂਪ _ਦਾ ਪੁੰਜ ਹੈ। ਜਿਸ 
ਦੀ ਚਮਕ ਨੂੰ ਵੇਖ ਕੇ ਕਾਮ ਦੇਵ ('ਮਤਸ ਕੇਤੁ”) ਵੀ ਹਿਰਦੇ ਵਿਚ _ਲਜਾ ਮੰਨਦਾ ਹੈ। 
ਇਸ ਤਰ੍ਹਾਂ ਝੂਠ ਅਤੇ _ਰੂਠ (ਨਾਂ ਦੇ) ਰਾਜੇ ਜਿਸ ਦਿਨ ਰਣ ਵਿਚ ਘੋੜੇ ਨਚਾਉਣਗੇ, ਹੇ 
ਰਾਜਨ! ਸੁਣੋ, ਸਚ _ਕਹਿੰਦਾ ਹਾਂ ਬਿਨਾ ਇਕ _'ਸਚ” ਦੇ ਹੋਰ ਕੋਈ ਵੀ ਆ ਕੇ ਉਨ੍ਹਾਂ ਨੂੰ 


(ਜਿਸ _ਦਾ) ਕਾਲਾ-ਚਿੱਟਾ ਰਥ __ਹੈ ਅਤੇ _ਕਾਲੇ-ਚਿੱਟੇ _ਰੰਗ _ਦੀ _ਧੁਜਾ _ਸ਼ੋਭਾਇਮਾਨ 
ਹੈ। ਕਾਲੇ ਚਿੱਟੇ ਰੰਗ ਦੇ ਜਿਸ ਦੇ ਬਸਤ੍ਰ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਮਨੁੱਖ _ਅਤੇ 
ਮੁਨੀ _ਲਜਾਵਾਨ ਹੁੰਦੇ _ਹਨ। _ਕਾਲਾ-ਚਿੱਟਾ _ਹੀ _ਰਥਵਾਨ ਹੈ ਅਤੇ ਕਾਲੇ _ਚਿੱਟੇ ਰੰਗ _ਵਾਲੇ 
ਬਸਤ੍ਰ _ਨਾਲ _ਸਜਿਆ ਹੋਇਆ ਹੈ। ਸੋਨੇ ਦੀ ਕਿੰਕਣੀ ਕੇਸਾਂ (ਨਾਲ ਬੰਨੀ ਹੈ) ਮਾਨੋ ਦੂਜਾ 
ਇੰਦਰ _ਹੋਵੇ। ਇਸ ਤਰ੍ਹਾਂ ਦੀ __ਛਬੀ _ਅਤੇ ਪ੍ਰਭਾਵ _ਵਾਲਾ _'ਮਿਥਿਆ” ਨਾਂ ਦਾ ਸੂਰਮਾ ਹੈ 
ਅਤੇ _ਉਸ ਨੂੰ ਅਤਿ ਬਲਵਾਨ _ਕਿਹਾ ਜਾਂਦਾ _ਹੈ। _ਜਿਸ ਨੇ ਜਗਤ _ਦੇ ਸਾਰੇ ਜੀਵ _ਜਿਤ 
ਲਏ ਹਨ ਅਤੇ ਬਿਨਾ ਜਿਤੇ ਕੋਈ _ਵੀ ਮਨੁੱਖ ਨਹੀਂ _ਰਿਹਾ।੨00। 

(ਜਿਸ ਨੇ) ਭਿਆਨਕ _ਚਕੁ _ਹੱਥ _ਵਿਚ _ਪਕੜਿਆ ਹੋਇਆ ਹੈ ਅਤੇ _ਤਨ ਉਤੇ 
ਸੁੰਦਰ ਪੌਸ਼ਾਕ _(“ਬਾਗਾ”) ਧਾਰਨ _ਕੀਤੀ ਹੋਈ ਹੈ। ਮੁੰਹ ਨਾਲ ਪਾਨ ਦਾ ਬੀੜਾ _ਚਬਾਉਂਦਾ 

ਸੁੰਦਰ 


ਰੰ 

ਵ। 

ਨ 

ਕ 
੫4 ਤ੍ਰੈ 
ਮੰਨੋ ੜੁ 


ਭਿਆਨਕ ਸੂਰਮਾ ਕਿਹਾ ਜਾਂਦਾ _ਹੈ। ਨ ਨਸ਼ਟ ਹੋਣ ਵਾਲੇ ਸ਼ਰੀਰ ਵਾਲਾ, ਡਰ 
ਅਤੇ _ ਅਤਿ _ ਪ੍ਰਚੰਡ _ਤੇਜ _ਵਾਲਾ _(ਉਸ ਨੂੰ) _ਮੰਨੀਦਾ _ਹੈ।੨0੧। 


ਸੀ _ਦਸਮ-ਗ੍ੰਥ _ਸਾਹਿਬ 


ਰੁਆਲ ਛੱਟ 
ਲਾਲ ਹੀਰਨ ਕੇ ਧਰੇ ਜਿਹ ਸੀਸ ਪੈ ਬਹੁ _ਹਾਰ। 
ਸੂਰਣੀ ਕਿੰਕਣਿ ਸੌ ਛਕ _ਗਜ ਰਾਜ ਪਬਾਕਾਰ। 
ਦੁਰਦ ਰੂੜ ਦਰਿਦੂ ਨਾਮ ਸੁ ਬੀਰ ਹੈ ਸੁਨਿ ਭੂਪ। 
ਕਉਨ ਤਾ ਤੇ ਜੀਤ ਹੈ ਰਣ ਆਨਿ ਰਾਜ ਸਰੂਪ। ੨0੨। 
ਜਰਕਸੀ ਕੇ ਬਸਤ੍ਰ ਹੈ ਅਰੁ ਪਰਮ _ਬਾਜਾਰੂੜ। 
ਪਰਮ ਰੂਪ ਪਵਿਤਰ _ਗਾਤ _ਅਛਿਜ ਰੂਪ _ਅਗੂੜ। 
ਛਤ੍ਹ ਧਰਮ ਧਰੇ ਮਹਾ ਭਟ ਬੰਸ ਕੀ ਜਿਹ ਲਾਜ। 


੨ 


ਸੰਕ ਨਾਮਾ ਸੂਰ ਸੋ ਸਬ ਸੂਰ ਹੈ ਸਿਰਤਾਜ। ੨0੩। 

ਪਿੰਗ ਬਾਜ ਨਹੇ ਰਥੈ ਸਹਿ ਅਡਿਗ ਬੀਰ ਅਖੰਡ। 

ਅੰਤ ਰੂਪ ਧਰੇ ਮਨੋ ਅਛਿਜ ਗਾਤ ਪ੍ਰਚੰਡ। 

ਨਾਮ ਸੂਰ ਅਸੋਭ ਤਾ ਕਹ ਜਾਨਹੀ ਸਭ _ਲੋਕ। 

ਕਉਨ ਰਾਵ ਬਿਬੇਕ ਹੈ ਜੁ ਨ ਮਾਨਿ ਹੈ ਇਹ ਸੋਕ। ੨0੪। 

ਭੁਸ਼ੰਨਾ ਪੁਯਾਤ ਛੰਦ 

ਸਜੇ ਸਯਾਮ ਬਾਜੀ ਰਥ _ਜਾਸੁ _ਜਾਨੋ। ਮਹਾ ਜੰਗ ਜੋਧਾ ਅਜੈ ਤਾਸੁ _ਮਾਨੋ। 
ਅਸੰਤੁਸਟ ਨਾਮ ਮਹਾਬੀਰ ਸੋਹੈ। ਤਿਹੂੰ ਲੋਕ ਜਾ ਕੋ _ਬਡੋ_ਤ੍ਰਾਸ ਮੋਹੈ। ੨0੫। 


ਚੜ੍ਯੋ ਤਤ ਤਾਜੀ _ਸਿਰਾਜੀਤ ਸੋਭੈ। ਸਿਰ ਜੈਤ ਪੜ੍ਹ _ਲਖੇ ਚੰਦੂ _ਛੋਭੈ। 
ਅਨਾਸ ਊਚ ਨਾਮਾ ਮਹਾ ਸੂਰ ਸੋਹੈ। ਬਡੋ _ਛਤ੍ਰਧਾਰੀ ਧਰੈ ਛਤਰ ਜੋ_ਹੈ। ੨0੬। 


ਖੋ ਸੇਤ ਬਾਜੀ ਸਿਰਾਜੀਤ ਸੋਹੈ। ਲਖੇ ਇੰਦ ਬਾਜੀ ਤਰੈ ਦਿਸਟ ਕੋ ਹੈ। 


ਸੁਭੈ ਸੰਦਲੀ ਬਾਜ ਰਾਜੀ ਸਿਰਾਜੀ। ਲਖੇ ਰੂਪ ਤਾ 


ਚੜ੍ਯੋ ਬਾਜ _ਤਾਜੀ ਕੋਪਤੇ ਸਰੂਪੰ। ਧਰੇ ਚਰਮ _ਬਰਮੰ _ਬਿਸਾਲੈ ਅਨੂਪੰ। 
ਧੂਜਾ ਬਧ _ਸਿਧੈ ਅਲਜਾ ਜੁਝਾਰੈ। ਬਡੋਂ ਜੋਗ ਜੋਧਾ ਸੁ _ਕੂਧੀ ਬਰਾਰੇ। ੨0੯। 


ਰੀ & 


ਰੁਦ੍ਰ ਅਵਤਾਰ ੨੪ ੩ 


ਰੁਆਲ ਛੱਟ 

ਜਿਸ ਨੇ ਸਿਰ ਉਤੇ ਲਾਲਾਂ _ਅਤੇ _ਹੀਰਿਆਂ ਦੇ ਬਹੁਤ ਹਾਰ _ਧਾਰਨ ਕੀਤੇ _ਹੋਏ 
ਹਨ। (ਜਿਸ ਦਾ) ਪਰਬਤ _ਦੇ ਆਕਾਰ _ਵਾਲਾ ਹਾਥੀ ਸੋਨੇ ਦੀਆਂ _ਕਿੰਕਣੀਆਂ ਨਾਲ _ਸਜਿਆ 
ਹੋਇਆ ਹੈ। ਹੇ ਰਾਜਨ! ਸੁਣੋਂ, ਹਾਥੀ ਉਤੇ ਚੜ੍ਹੇ ਹੋਏ ਉਸ ਯੋਧੇ ਦਾ ਨਾਂ 'ਦਰਿਦੂ” ਹੈ। 


ਰਹ 


ਉਸ _ਰਾਜੇ _ਦੇ ਸਰੂਪ _(ਵਾਲੇ ਯੋਧੇ _ਨਾਲ) _ਰਣ ਵਿਚ ਆ ਕੇ ਕੌਣ _ਜਿਤੇਗਾ।੨0੨। 
ਜਿਸ _ਦੇ _ਜ਼ਰੀਦਾਰ ਬਸਤ੍ਰ _ਹਨ _ ਅਤੇ _ਬਹੁਤ _ਹੀ _ ਸੁੰਦਰ _ਘੋੜੇ _ਉਤੇ ਚੜ੍ਹਿਆ 
ਹੋਇਆ ਹੈ। ਬਹੁਤ ਸੁੰਦਰ ਰੂਪ ਹੈ, ਪਵਿਤ੍ਰ ਸ਼ਰੀਰ ਹੈ ਅਤੇ ਸਪਸ਼ਟ _ਤੌਰ ਛਿਜਣ 


ਤੇ ਨ 
ਵਾਲਾ ਰੂਪ ਹੈ। _(ਉਸ) ਮਹਾਨ ਯੋਧੇ _ਨੇ ਛਤ੍ਰੀ ਧਰਮ _ਧਾਰਨ ਕੀਤਾ ਹੋਇਆ ਹੈ ਅਤੇ ਜਿਸ 
ਨੂੰ ਆਪਣੀ ਕੁਲ ਦੀ ਲਾਜ ਹੈ। ਉਸ ਸੂਰਮੇ ਦਾ ਨਾਂ 'ਸ਼ੰਕਾ”_ ਹੈ 
ਦਾ ਸਿਰਤਾਜ _ਹੈ।੨0੩। 

(ਜਿਸ ਦੇ) ਰਥ ਅਗੇ ਭੂਰੇ ਰੰਗ ਦੇ ਘੋੜੇ _ਜੁਤੇ ਹੋਏ ਹਨ, (ਜਿਸ ਦਾ ਸਵਾਰ) 
ਅਡਿਗ _ਅਤੇ ਖੰਡ ਯੋਧਾ _ਹੈ। ਅਤਿਅੰਤ ਰੂਪ ਨੂੰ ਧਾਰਿਆ ਹੋਇਆ ਹੈ, ਮਾਨੋ ਨ 
ਵਾਲੇ ਤੇਜ _ਵਾਲਾ ਸ਼ਰੀਰ ਹੈ। ਉਸ ਸੂਰਮੇ ਦਾ ਨਾਂ _'ਅਸੋਭ” ਹੈ ਅਤੇ ਉਸ ਨੂੰ ਸਭ ਲੋਗ 
ਜਾਣਦੇ _ਹਨ। _ਕੌਣ (ਹੁੰਦਾ ਹੈ) “ਬਿਬੇਕ” ਰਾਜਾ ਜੋ ਇਸ ਦਾ ਡਰ 
ਭੁਸ਼ੰਨਾ ਪੁਯਾਤ ਛੱਦ 

ਜਿਸ ਦੇ ਰਥ ਅਗੇ ਕਾਲੇ ਰੰਗ ਦੇ ਘੋੜੇ ਜੁਤੇ ਹੋਏ ਜਾਣਦੇ ਹੋ, ਉਸ ਨੂੰ ਮਹਾਨ 
ਜੰਗ _ਵਿਚ _ਨ ਜਿਤੇ ਜਾ ਸਕਣ ਵਾਲਾ ਯੋਧਾ _ਮੰਨੋ। _(ਉਹ) _'ਅਸੰਤੁਸ਼ਟ” ਨਾਂ ਦਾ ਮਹਾਨ 
ਸੂਰਮਾ ਸੋਭ ਰਿਹਾ _ਹੈ। ਤਿੰਨਾਂ ਲੋਕਾਂ ਵਿਚ ਜਿਸ ਦਾ ਬਹੁਤ ਡਰ _ਮੌਨਿਆ ਜਾਂਦਾ ਹੈ।੨0੫। 
ਜੋ ਤਿਖੇ 
ਸੋਭ ਰਹੀ ਹੈ। _ਸਿਰ ਉਪਰਲੇ ਜੈ-ਪੱਤਰ ਚੰਦੂਮਾ ਕ੍ਰੋਧਿਤ ਹੋਂ ਰਿਹਾ ਹੈ। ਉਸ 
ਸ਼ੋਭਾਸ਼ਾਲੀ ਸ੍ਰੇਸ਼ਠ ਯੋਧੇ ਦਾ ਨਾਂ _'ਅਨਾਸ” 


ਹੈ ੩ 
ਉਰ ੩ 
੍ 
4 
ਨ 
ਘਰ 


(ਜਿਸ ਦੇ ਰਥ ਅਗੇ) ਸ਼ੀਰਜ਼ ਦੇਸ ਦੇ ਸੰਦਲੀ ਰੰਗ _ਦੇ ਸੁੰਦਰ ਘੋੜੇ _ਸੋਭ _ਰਹੇ 
ਹਨ। ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਇੰਦਰ ਦੇ ਘੋੜੇ _ਵੀ _ਸ਼ਰਮਾਉਂਦੇ ਹਨ। _(ਉਹ) ਮਹਾਨ 
ਸ਼ਕਤੀ _ਵਾਲਾ ਯੋਧਾ _'ਕੁਮੰਤ” ਹੈ। _ਜਿਸ _ਨੇ ਜਲ ਅਤੇ ਥਲ _ਵਿਚ ਬਹੁਤ _ਹਠੀਲੇ ਯੋਧੇ 
ਜਿਤੇ ਹੋਏ _ਹਨ।੨0੮। 

(ਜੋ) _ਕਬੂਤਰੀ ਰੰਗ ਦੇ ਤਾਜ਼ੀ ਘੋੜੇ ਉਤੇ ਚੜ੍ਹਿਆ ਹੋਇਆ ਹੈ ਅਤੇ (ਜਿਸ ਨੇ) 
ਵੱਡੀ _ਢਾਲ _ਅਤੇ _ਅਨੂਪਮ _ਕਵਚ _ਧਾਰਨ _ਕੀਤਾ ਹੋਇਆ ਹੈ। (ਰਥ _ਨਾਲ) ਧੁਜਾ ਬੰਨੀ 
ਹੋਈ ਹੈ, _(ਉਹ) ਜੁਝਾਰੂ _ਯੋਧਾ _'ਅਲਜਾ” ਸਿੱਧ ਹੁੰਦਾ ਹੈ। _ਉਹ _ਬਹੁਤ ਵੱਡਾ _ਰਣ-ਯੋਧਾ, 
ਕਰੋਧ _ਕਰਨ _ਵਾਲਾ _ਅਤੇ _ਬਲ _ ਵਾਲਾ _ਹੈ।੨0੯। 


ਸੀ _ਦਸਮ-ਗ੍ਰੰਥ _ਸਾਹਿਬ 


ਧਰੇ _ਛੀਨ _ਬਸਤੂੰ _ਮਲੀਨੰ ਦਰਿਦੀ। _ਧੁਜਾ ਫਾਟ ਬਸਤ੍ਰ ਸੁ ਧਾਰੇ ਉਪਦੀ। 
ਮਹਾ ਸੂਰ ਚੋਰੀ ਕਰੋਰੀ ਸਮਾਨੰ। ਲਸੈ ਤੇਜ ਐਸੋ ਲਜੈ ਦੇਖਿ ਸ੍ਹਾਨੰ। ੨੧0। 


ਫਟੇ ਬਸਤ੍ਰ ਸਰਬ ਸਬੈ ਅੰਗ ਧਾਰੇ। ਬਧੇ ਸੀਸ ਜਾਰੀ ਬੁਰੀ ਅਰਧ ਜਾਰੇ। 
ਚੜ੍ਯੋ ਭੀਮ ਭੈਸੈ ਮਹਾ ਭੀਮ ਰੂਪੰ। ਬਿਭੈਚਾਰ ਜੋਧਾ ਕਹੋ ਤਾਸ ਭੂਪੰ। ੨੧੧। 


ਸਭੈ ਸਿਆਮ _ਬਰਣੈ _ਸਿਰੈ ਸੇਤ ਏਕੇ। ਨਹੇ ਗਰਧਪੰ ਸ੍ਯੰਦਨੇਕੈ ਅਨੇਕੈ। 
ਧੁਜਾ ਸ੍ਯਾਮ ਬਰਣੈ ਭੁਜੈ ਭੀਮ ਰੂਪੰ। ਸਰੋਂ ਸ੍ਰੋਣਿਤੈ ਏਕ ਅਛੇਕ ਕੂਪੰ। ੨੧੨। 


ਮਹਾ ਜੋਧ _ਦਾਰਿਦੂ ਨਾਮਾ ਜੁਝਾਰੈ। ਧਰੇ ਚਰਮ _ਬਰਮ ਸੁ ਪਾਣ ਕੁਠਾਰੈ। 
ਬਡੋਂ ਚਿਤ੍ਰ ਜੋਧੀ ਕਰੋਧੀ _ਕਰਾਲੰ। _ਤਜੈ _ਨਾਸਕਾ ਨੈਨ ਧੂਮੂੰ _ਬਰਾਲੋ। _੨੧੩। 


ਰੁਆਲ ਛੱਟ 


ਸ੍ਰਾਮਿਘਾਤ ਕ੍ਰਿਤਘਨਤਾ ਦੋਊ ਬੀਰ ਹੈ ਦੁਰ _ਧਰਖ। 
ਸਤ _ਸੂਰਨ ਕੇ ਸੰਘਾਰਕ ਸੈਨ ਕੇ _ਭਰਤਰਖ। 


ਕਉਨ ਦੋ ਥਨ ਸੋ ਜਨਾ ਜੁ ਨ ਮਾਨਿ ਹੈ ਤਿਹੈ ਤ੍ਰਾਸ। 
ਰੂਪ ਅਨੂਪ ਬਿਲੋਕਿ ਕੈ ਭਟ ਭਜੈ ਹੋਇ ਉਦਾਸ। ੨੧੪। 


ਮਿਤ ਦੋਖ ਅਰੁ ਰਾਜ ਦੋਖ ਸੁ ਏਕ ਹੀ ਹੈ ਭ੍ਹਾਤ। 
ਏਕ ਬੰਸ ਦੁਹੂੰਨ ਕੋ ਅਰ ਏਕ ਹੀ ਤਿਹ ਮਾਤ। 
ਛਤ੍ਰਿ ਧਰਮ ਧਰੇ ਹਠੀ ਰਣ ਧਾਇ ਹੈ ਜਿਹ ਓਰ। 
ਕਉਨ ਧੀਰ ਧਰ _ਭਟਾਂਬਰ ਲੇਤ ਹੈ ਝਕਝੋਰ। ੨੧੫। 


ਈਰਖਾ ਅਰੁ ਉਚਾਟ ਏ ਦੋਊ ਜੰਗ ਜੋਧਾ _ਸੂਰ। 
ਭਾਜਿ ਹੈ ਅਵਿਲੋਕ ਕੈ ਅਰੁ ਰੀਝਿ ਹੈ ਲਖਿ ਹੂਰ। 
ਕਉਨ ਧੀਰ ਧਰੈ ਭਟਾਂਬਰ ਜੀਤਿ ਹੈ ਸਬ ਸਤ੍ਹ। 
ਦੰਤ ਲੈ ਤ੍ਰਿਣ ਭਾਜਿ ਹੈ ਭਟ ਕੋ ਨ ਗਹਿ ਹੈ ਅਤੁ। ੨੧੬। 


ਘਾਤ ਅਉਰ _ਬਸੀਕਰਣ _ਬਡ ਬੀਰ _ਧੀਰ _ਅਪਾਰ। 
ਕੂਰ ਕਰਮ _ਕੁਠਾਰ ਪਾਣਿ _ਕਰਾਲ _ਦਾੜ _ਬਰਿਆਰ। 
ਬਿਜ ਤੇਜ ਅਛਿਜ _ਗਾਤਿ ਅਭਿਜ ਰੂਪ ਦੁਰੰਤ। 
ਕਉਨ ਕਉਨ ਨ ਜੀਤਿਏ ਜਿਨਿ ਜੀਵ ਜੰਤ ਮਹੰਤ। _੨੧੭। 


ਰੁਦ੍ਰ ਅਵਤਾਰ ੩੪੫ 


(ਜਿਸ ਨੇ) ਪਤਲੇ ਬਸਤ੍ਰ ਧਾਰਨ ਕੀਤੇ ਹੋਏ ਹਨ (ਅਤੇ ਜੋ) ਮਲੀਨ ਅਤੇ ਦਰਿਦੀ 
ਹੈ, (ਜਿਸ ਦੀ) ਧੁਜਾ ਦਾ ਬਸਤ੍ਰ ਫਟਿਆ ਹੋਇਆ ਹੈ ਅਤੇ ਉਪਨਦ੍ਰਵਾਂ ਨੂੰ ਧਾਰਨ ਵਾਲਾ _ਹੈ। 
(ਉਹ) 'ਚੋਰੀ” (ਨਾਂ ਵਾਲਾ) ਕਰੋੜੀ (ਕੁਠਾਰੀ) ਦੇ ਸਮਾਨ ਸੂਰਮਾ ਹੈ। (ਉਸ ਦਾ) ਤੇਜ 
(ਲਾਲਚ) ਇਸ ਤਰ੍ਹਾਂ ਲਿਸ਼ਕਦਾ ਹੈ (ਕਿ ਜਿਸ ਨੂੰ) ਵੇਖ ਕੇ ਕੁੱਤਾ ਵੀ ਸ਼ਰਮਾਉਂਦਾ ਹੈ।੨੧0। 

(ਜਿਸ ਦੇ) ਸ਼ਰੀਰ ਉਤੇ ਧਾਰਨ ਕੀਤੇ ਸਾਰੇ ਬਸਤ੍ਰ ਫਟੇ ਹੋਏ ਹਨ, (ਜਿਸ ਨੇ) ਸਿਰ 
ਅੱਧੀ-ਪਚੌਂਧੀ ਭੈੜੀ ਜਿਹੀ _(ਲੋਹੇ ਦੀ) ਜਾਲੀ (ਦੀ ਪੱਗ) ਬੰਨ੍ਹੀ ਹੋਈ ਹੈ। (ਜੋ) ਬੜੇ 
ਭਿਆਨਕ ਰੂਪ _ਵਾਲਾ _ਅਤੇ ਵੱਡੇ ਆਕਾਰ ਦੇ ਝੋਟੇ ਉਤੇ ਚੜ੍ਹਿਆ ਹੋਇਆ ਹੈ। ਹੇ ਰਾਜਨ! 
ਉਸ _ ਨੂੰ _'ਵਿਭਚਾਰ” ਨਾਂ ਵਾਲਾ _ ਯੋਧਾ _ਕਹੋਂ।੨੧੧। 

(ਜਿਸ ਦਾ) ਸਾਰਾ ਰੰਗ _ਕਾਲਾ ਹੈ, (ਕੇਵਲ) ਇਕ _ਸਿਰ ਚਿੱਟਾ ਹੈ। (ਉਸ ਦੇ) 
ਇਕ ਰਥ _ਨਾਲ ਅਨੇਕਾਂ ਖੋਤੇ ਜੁਤੇ ਹੋਏ _ਹਨ। (ਉਸ ਦੀ) ਧੁਜਾ ਕਾਲੇ ਰੰਗ ਦੀ ਹੈ ਅਤੇ 
(ਉਸ ਦੀਆਂ) ਭੁਜਾਵਾਂ ਵਿਸ਼ਾਲ ਰੂਪ ਵਾਲੀਆਂ _ਹਨ। (ਉਸ ਦੀ) ਇਕ ਅੱਖ ਲਹੂ ਦੇ ਛਪੜ 
ਵਰਗੀ _ ਅਤੇ _ਇਕ _ ਖੂਹ _ ਵਰਗੀ _ਹੈ।੨੧੨। 

'ਦਰਿਦੂ” ਨਾਂ ਵਾਲਾ ਯੋਧਾ ਬਹੁਤ _ਲੜਾਕਾ ਹੈ। (ਉਸ ਨੇ ਸ਼ਰੀਰ ਉਤੇ) ਕਵਚ ਅਤੇ 
ਹੱਥਾਂ ਵਿਚ ਢਾਲ ਅਤੇ ਕੁਹਾੜਾ _ਧਾਰਨ _ਕੀਤਾ ਹੋਇਆ ਹੈ। ਬਹੁਤ ਹੀ ਵਿਚਿਤ੍ਰ, ਭਿਆਨਕ 
ਅਤੇ _ਗੁਸੈਲ ਯੋਧਾ _ਹੈ। _(ਉਹ) ਨਕ _ਅਤੇ ਅੱਖਾਂ _ਤੋਂ ਭਿਆਨਕ ਧੂੰਆਂ _ਛਡਦਾ _ਹੈ।੨੧੩। 
ਰੁਆਲ ਛੱਟ 

'ਸ੍ਰਾਮਿਘਾਤ” ਅਤੇ _'ਕ੍ਰਿਤਘਨਤਾ” (ਨਾਂ ਦੇ) ਦੋਵੇਂ ਭਰਾ ਭਿਆਨਕ ਯੋਧੇ _ਹਨ। (ਇਹ) 
ਵੈਰੀ ਸੂਰਮਿਆਂ ਨੂੰ ਨਸ਼ਟ _ਕਰਨ _ਵਾਲੇ _(ਅਤੇ ਆਪਣੀ) _ਸੈਨਾ ਦੇ _ਰਖਵਾਲੇ _ਹਨ। _(ਉਹ) 
ਕਿਹੜਾ _ਦੋ ਥਣਾਂ ਵਾਲੀ ਇਸਤਰੀ ਤੋਂ (ਮਾਂ ਦਾ ਲਾਲ) ਜੈਮਿਆ ਹੈ ਜੋ ਇਨ੍ਹਾਂ ਦਾ ਡਰ 
ਨਹੀਂ ਮੰਨਦਾ ਹੈ। (ਉਨ੍ਹਾਂ ਦੇ) ਅਨੂਪਮ ਰੂਪ ਨੂੰ ਵੇਖ ਕੇ ਯੋਧੇ ਉਦਾਸ (ਨਿਰਾਸ਼) ਹੋ ਕੇ 
ਭਜ ਜਾਂਦੇ ਹਨ।੨੧੪। 

“ਮਿਤ੍ਰਦੋਖ” ਅਤੇ 'ਰਾਜਦੋਖ” (ਦੋਵੇਂ) ਭਰਾ ਇਕੋ ਹੀ __ਹਨ। ਦੋਹਾਂ ਦੀ ਇਕੋ ਹੀ ਬੰਸ 
ਅਤੇ ਇਕੋ ਹੀ ਉਨ੍ਹਾਂ _ਦੀ ਮਾਤਾ _ਹੈ। ਛਤ੍ਰੀ ਧਰਮ _ਧਾਰਨ _ਕਰ _ਕੇ (ਦੋਵੇਂ) ਹਠੀ _ਰਣ- 
ਭੂਮੀ ਵਿਚ ਜਿਸ ਪਾਸੇ ਵਲ ਧਾਵਾ _ਕਰਦੇ ਹਨ, (ਤਾਂ) ਸੂਰਮਿਆਂ ਦੀ ਲਾਜ _ਰਖਣ _ਵਾਲਾ 
ਕਿਹੜਾ (ਯੋਧਾ) ਧੀਰਜ _ਧਾਰਨ _ਕਰ _ਸਕਦਾ _ਹੈ। (ਇਹ) _ਝੰਝੋੜ _ਕੇ (ਯੁੱਧ ਜਿਤ) ਲੈਂਦੇ 
ਹਨ।੨੧੫। 

“ਈਰਖਾ” ਅਤੇ _“ਉਚਾਟ” ਇਹ ਦੋਵੇਂ ਜੰਗ ਦੇ ਸੂਰਮੇ ਯੋਧੇ ਹਨ। (ਇਨ੍ਹਾਂ ਨੂੰ) ਵੇਖ 
ਕੇ (ਵੈਰੀ) ਭਜ _ਜਾਂਦੇ ਹਨ ਅਤੇ ਹੂਰਾਂ ਵੇਖ _ਕੇ ਪ੍ਰਸੰਨ ਹੁੰਦੀਆਂ _ਹਨ। _ਕਿਹੜਾ _ਪ੍ਰਤਾਪੀ 
ਯੋਧਾ ਧੀਰਜ _ਨੂੰ ਧਾਰਨ _ਕਰੇਗਾ (ਕਿਉਂਕਿ _ਇਹ) ਸਾਰੇ ਵੈਰੀਆਂ ਨੂੰ ਜਿਤ _ਲੈਂਦੇ _ਹਨ। 
ਯੋਧੇ ਦੰਦਾਂ ਵਿਚ ਘਾਹ ਲੈ ਕੇ ਭਜ ਜਾਂਦੇ ਹਨ, (ਫਿਰ) ਕੋਈ ਵੀ (ਯੋਧਾ) _ਅਸਤੁ-ਸ਼ਸਤੁ 
ਧਾਰਨ ਨਹੀ ਕਰਦਾ।੨੧੬। 

“ਘਾਤ” ਅਤੇ _'ਬਸੀਕਰਣ” ਅਪਾਰ _ਧੀਰਜ _ਵਾਲੇ ਵੱਡੇ ਸੂਰਮੇ _ਹਨ। _ਕਠੋਰ ਕਰਮ 
ਰੂਪੀ ਕੁਹਾੜਾ _(ਇਨ੍ਹਾਂ ਦੇ) ਹੱਥ _ਵਿਚ ਹੈ ਅਤੇ _ਭਿਆਨਕ _ਦਾੜ੍ਹਾਂ _ਵਾਲੇ _ਜਰਵਾਣੇ _ਹਨ। 
(ਇਨ੍ਹਾਂ ਦਾ) ਬਿਜਲੀ _ਵਰਗਾ _ਤੇਜ ਹੈ, _ਨ _ਛਿਜਣ _ਵਾਲਾ ਸ਼ਰੀਰ ਹੈ _ਅਤੇ ਨ _ਭਿਜਣ 
ਵਾਲਾ _ਡਰਾਉਣਾ ਰੂਪ ਹੈ। (ਇਨ੍ਹਾਂ ਨੇ) ਜਿੰਨੇ ਵੀ ਵੱਡੇ ਵੱਡੇ ਜੀਵ ਜੈਤੂ ਹਨ (ਉਨ੍ਹਾਂ ਵਿਚੋਂ) 
ਕਿਹੜਾ ਕਿਹੜਾ ਨਹੀਂ _ਜਿਤਿਆ _ਹੈ।੨੧੭। 


ਸੀ _ਦਸਮ-ਗ੍ੰਥ _ਸਾਹਿਬ 


ਆਪਦਾ ਅਰੁ _ਝੂਠਤਾ ਅਰੁ _ਬੀਰ ਬੰਸ _ਕੁਠਾਰ। 

ਪਰਮ ਰੂਪ ਦੁਰ ਧਰਖ _ਗਾਤ ਅਮਰਖ ਤੇਜ ਅਪਾਰ। 
ਅੰਗ _ਅੰਗਨਿ ਨੰਗ ਬਸਤ੍ਰ _ਨ ਅੰਗ _ਬਲਕੁਲ _ਪਾਤ। 
ਦੁਸਟ ਰੂਪ ਦਰਿਦੂ ਧਾਮ ਸੁ ਬਾਣ ਸਾਧੇ ਸਾਤ। ੨੧੮। 


ਬਿਯੋਗ ਅਉਰ ਅਪਰਾਧ ਨਾਮ ਸੁਧਾਰ ਹੈ ਜਬ ਕੋਪ। 

ਕਉਨ ਠਾਢ ਸਕੈ ਮਹਾ ਬਲਿ ਭਾਜਿ ਹੈ ਬਿਨੁ ਓਪ। 

ਸੂਲ ਸੈਥਨ ਪਾਨਿ ਬਾਨ ਸੈਭਾਰਿ ਹੈ ਤਵ ਸੂਰ। 

ਭਾਜਿ ਹੈ ਤਜਿ ਲਾਜ ਕੋ ਬਿਸੰਭਾਰ ਹੈ ਸਬ ਕੂਰ। ੨੧੯। 


ਭਾਨੁ ਕੀ ਸਰ ਭੇਦ ਜਾ ਦਿਨ ਤਪਿ ਹੈ ਰਣ ਸੂਰ। 

ਕਉਨ ਧੀਰ ਧਰੈ ਮਹਾ ਭਟ ਭਾਜਿ ਹੈ ਸਭ ਕੂਰ। 

ਸਸਤ੍ਰ _ਅਸਤ੍ਨ ਛਾਡਿ ਕੈ ਅਰੁ ਬਾਜ ਰਾਜ _ਬਿਸਾਰਿ। 
ਕਾਟਿ ਕਾਟਿ ਸਨਾਹ ਤਵ ਭਟ _ਭਾਜਿ ਹੈ ਬਿਸੰਭਾਰ। ੨੨0। 
ਧੂਮੂ ਬਰਣ ਅਉ ਧੂਮੂ ਨੈਨ ਸੁ ਸਾਤ ਧੂਮੂ ਜੁਆਲ। 

ਛੀਨ ਬਸਤ੍ਰ ਧਰੇ ਸਬੈ ਤਨ ਕੂਰ _ਬਰਣ _ਕਰਾਲ। 

ਨਾਮ ਆਲਸ ਤਵਨ ਕੋ ਸੁਨਿ ਰਾਜ ਰਾਜ _ਵਤਾਰ। 

ਕਉਨ ਸੂਰ ਸੰਘਾਰਿ ਹੈ ਤਿਹ _ਸਸਤ੍ਰ _ਅਸਤ੍ਰ ਪ੍ਰਹਾਰ। ੨੨੧। 


ਤੱਟਕਾ ਛੰਟਾ 
ਚੜਿ ਹੈ ਗਹਿ ਕੋਪ ਕ੍ਰਿਪਾਣ ਰਣੈ। ਘਮਕੰਤ ਕਿ ਘੁੰਘਰ ਘੋਰ ਘਣੈ। 
ਤਿਹ ਨਾਮ ਸੁ ਖੇਦ ਅਭੇਦ ਭਟੈ। ਤਿਹ ਬੀਰ ਸੁਧੀਰ ਲਖੋ _ਨਿਪਟੈ। ੨੨੨। 


ਕਲ ਰੂਪ _ਕਰਾਲ ਜ੍ਰਾਲ ਜਲੰ। ਅਸਿ ਉਜਲ _ਪਾਨਿ ਪੂਭਾ _ਨਿਮੂਲੈ। 
ਅਤਿ ਉਜਲ ਦੰਦ ਅਨੰਦ ਮਨੰ। ਕੁਕ੍ਿਆ ਤਿਹ ਨਾਮ ਸੁ ਜੋਧ ਗਨੰ। ੨੨੩। 


ਅਤਿ _ਸਿਆਮ ਸਰੂਪ ਕਰੂਪ _ਤਨੰ। ਉਪਜੈ _ਅਗ੍ਯਾਨ _ਬਿਲੋਕਿ _ਮਨੰ। 
ਤਿਹ ਨਾਮ ਗਿਲਾਨਿ ਪੁਧਾਨ ਭਟੈ। ਰਣ ਮੋ ਨ ਮਹਾ ਹਠਿ ਹਾਰਿ ਹਟੈ। ੨੨੪। 


ਅਤਿ ਅੰਗ ਸੁਰੰਗ ਸਨਾਹ ਸੁਭੇ। ਬਹੁ ਕਸਟ ਸਰੂਪ ਸੁ ਕਸਟ ਛੁਭੇ। 
ਅਤਿ ਬੀਰ ਅਧੀਰ ਨ ਭਯੋ ਕਬ ਹੀ। ਦਿਵ ਦੇਵ ਪਛਾਨਤ ਹੈ ਸਬ _ਹੀ। ੨੨੫। 


ਰੁਦ੍ਰ ਅਵਤਾਰ ੨੩੪੭ 


'ਅਪਦਾ” (ਬਿਪਤਾ) ਅਤੇ 'ਝੂਠਤਾ” ਵੀ ਸੂਰਮਿਆਂ ਦੇ ਬੰਸ ਨੂੰ (ਨਸ਼ਟ ਕਰਨ ਲਈ) 
ਕੁਹਾੜੇ ਵਰਗੇ _ਹਨ। _(ਇਨ੍ਹਾਂ ਦਾ) ਮਹਾਨ ਰੂਪ ਹੈ, ਦ੍ਰਿੜ੍ਹ ਸ਼ਰੀਰ ਹੈ, (ਇਹ) ਬਹੁਤ ਗੁੱਸੇ 
ਵਾਲੇ ਅਤੇ ਅਪਾਰ _ਤੇਜ ਵਾਲੇ _ਹਨ। (ਇਹ) ਬਿਨਾ ਬਸਤ੍ਰਾਂ ਦੇ ਅੰਗ ਪਤਿ ਅੰਗ ਤੋਂ ਨੰਗੇ 
ਹਨ ਅਤੇ ਸ਼ਰੀਰ ਤੋਂ ਬ੍ਰਿਛਾਂ _ਦੀਆਂ ਛਿਲਾਂ ਅਤੇ _ਪਤਿਆਂ ਦੇ ਬਸਤ੍ਰ _(ਪਾਏ ਹੋਏ _ਹਨ)। 
(ਇਹ) ਦੁਸ਼ਟ ਰੂਪ _ਵਾਲੇ _ਦਰਿਦੂਤਾ ਦਾ _ਘਰ _ਹਨ ਅਤੇ _(ਉਪਦੁਵ ਜਾਂ ਵਿਘਨ ਦੇ) ਸੱਤ 
ਬਾਣ _ ਸਾਧੇ _ਹੋਏ _ ਹਨ।੨੧੮। 


ਕਿਹੜਾ ਮਹਾ _ਬਲੀ (ਉਨ੍ਹਾਂ ਦੇ ਸਾਹਮਣੇ) _ਖੜੋ ਸਕੇਗਾ _ਅਤੇ _ਬਿਨਾ _ਮਰਯਾਦਾ _ਦੇ _ਭਜ 
ਜਾਣਗੇ। _(ਹੇ ਰਾਜਨ!) ਤੇਰੇ _ਸੂਰਮੇ _ਹੱਥ _ਵਿਚ _ਸੂਲ, _ਬਰਛੀ _ਅਤੇ _ਬਾਣ _ਧਾਰਨ _ਕਰ 
ਲੈਣਗੇ, _(ਪਰ) ਸਾਰੇ _ਹੀ _ਬੇਸੁਧ ਹੋਕੇ ਝੂਠੇ ਹੋਣਗੇ ਅਤੇ ਲਾਜ ਨੂੰ ਛਡ ਕੇ ਭਜ 
ਜਾਣਗੰ।੨੧੯। 


ਜਿਸ ਦਿਨ ਰਣ ਵਿਚ ਸੂਰਜ ਵਾਂਗ _ਤਪ ਕੇ (ਤੀਰਾਂ _ਨਾਲ) ਵਿੰਨ੍ਹਣਗੇ, (ਉਦੋਂ) 
ਕਿਹੜਾ _ ਸੂਰਮਾ _ਧੀਰਜ _ਧਾਰਨ _ਕਰੇਗਾ, _ਸਾਰੇ ਮਹਾਨ _ਯੋਧੇ ਝੂਠੇ _ਪੈ ਕੇ _ਭਜ _ਜਾਣਗੇ। 
ਅੜਤ੍ਰਾਂ _ਸ਼ਸਤ੍ਰਾਂ ਨੂੰ ਛਡ ਕੇ ਅਤੇ ਰਾਜ ਤੇ ਘੋੜਿਆਂ ਨੂੰ ਭੁਲਾ ਕੇ, ਤੇਰੇ ਯੋਧੇ _ਕਵਚਾਂ ਨੂੰ 
ਕਟ ਕਟ ਕੇ ਬੇਸੁਧ ਹੋਏ ਭਜ _ਜਾਣਗੇ।੨੨0। 

ਧੂਏਂ ਵਰਗਾ ਰੰਗ ਹੈ, ਧੂੰਏਂ ਦੇ ਸਮਾਨ ਅੱਖਾਂ ਹਨ ਅਤੇ ਸੱਤਾਂ _ਧੂਣਿਆਂ ਦੀ (ਮੂੰਹ 
ਵਿਚੋਂ) _ਔਂਗ _ਕੱਢਣ _ਵਾਲਾ _ਹੈ। _(ਜਿਸ ਨੇ) ਸਾਰੇ ਸ਼ਰੀਰ _ਉਤੇ ਬਾਰੀਕ _ਬਸਤ੍ਰ _ਧਾਰਨ 
ਕੀਤੇ ਹੋਏ ਹਨ ਅਤੇ (ਜਿਸ ਦਾ) ਭਿਆਨਕ ਅਤੇ ਕਠੋਰ ਰੰਗ ਹੈ। ਉਸ ਦਾ ਨਾਂ “ਆਲਸ” 
ਹੈ-- ਹੇ ਰਾਜਿਆਂ ਦੇ ਅਵਤਾਰ _ਰੂਪ ਰਾਜਨ! ਸੁਣੋਂ, _ਅਸਤ੍ਰਾਂ _ਸ਼ਸਤ੍ਰਾਂ ਦਾ _ਵਾਰ ਕਰ ਕੇ 
ਕਿਹੜਾ _ ਸੂਰਮਾ _ਉਸ ਨੂੰ _ਸੈਘਾਰ _ਸਕਦਾ _ ਹੈ।੨੨੧। 
ਤੱਟਕਾ ਛੰਟਾ 

ਕ੍ਰੋਧ ਨਾਲ _ਤਲਵਾਰ _ਪਕੜ _ਕੇ ਯੁੱਧ _ਲਈ _ਚੜ੍ਹਦਾ _ਹੈ। _ਬਦਲ _ਵਾਂਗ _ਘੁੰਘਰੂਆਂ 
ਦਾ _ਘਮਕਾਰ ਕਰਦਾ ਹੈ। _ਉਸ ਦਾ ਨਾਂ ਨ ਭੇਦੇ ਜਾ ਸਕਣ ਵਾਲਾ 'ਖੇਦ” ਸੂਰਮਾ ਹੈ। 
ਉਸ ਨੂੰ ਯੋਧਿਆਂ ਵਿਚੋਂ _ਨਿਪੁਣ ਯੋਧਾ _ਮੰਨ _ਲਵੋ।੨੨੨। 

(ਜਿਸ _ਦੇ) ਸੁਹਾਵਣੇ (“ਕਲ”) ਰੂਪ ਵਿਚੋਂ _ਭਿਆਨਕ _ਅੱਗ _ਬਲ ਰਹੀ ਹੈ 
(ਅਰਥਾਤ-- _ ਅਗਨੀ _ਦੀਆਂ ਲਾਟਾਂ _ਨਿਕਲ _ਰਹੀਆਂ _ਹਨ)। _(ਉਸ ਨੇ) ਸਫੈਦ ਤਲਵਾਰ 
ਹੱਥ ਵਿਚ (ਪਕੜੀ ਹੋਈ ਹੈ ਜਿਸ ਦੀ) ਚਮਕ ਬਹੁਤ ਨਿਰਮਲ ਹੈ। (ਉਸ ਦੇ) ਦੰਦ ਬਹੁਤ 
ਚਿੱਟੇ ਅਤੇ ਮਨ ਨੂੰ ਆਨੰਦ _(ਦੇਣ ਵਾਲੇ _ਹਨ)। ਉਸ ਯੋਧੇ ਦਾ ਨਾਂ 'ਕੁਕ੍ਰਿਆ” ਗਿਣਿਆ 
ਜਾਂਦਾ ਹੈ।੨੨੩। 

(ਜਿਸ ਦਾ) ਬਹੁਤ ਕਾਲਾ ਸਰੂਪ _ਅਤੇ _ਬਦਸੂਰਤ ਸ਼ਰੀਰ ਹੈ। _(ਉਸ ਨੂੰ) ਵੇਖਦਿਆਂ 
ਹੀ ਮਨ ਵਿਚ ਅਗਿਆਨ ਉਤਪੰਨ ਹੋ _ ਜਾਂਦਾ _ਹੈ। _ਉਸ ਪ੍ਰਧਾਨ ਸੂਰਮੇ ਦਾ ਨਾਂ _ 'ਗਿਲਾਨਿ” 
ਹੈ। _(ਉਹ) ਮਹਾਨ _ਹਠ _ ਵਾਲਾ _ਰਣ ਵਿਚੋਂ _ਹਾਰ ਕੇ _ਹਟਦਾ ਨਹੀਂ _ਹੈ।੨੨੪। 

ਸ਼ਰੀਰ ਉਤੇ ਅਤਿ ਸ਼ੁਭ ਅਤੇ ਸੁੰਦਰ ਕਵਚ ਹੈ। “ਕਸ਼ਟ” ਸਰੂਪ ਵਾਲਾ (ਇਹ ਯੋਧਾ) 
ਬਹੁਤ ਕਸ਼ਟ ਵੀ _ਖਿਝਾ ਦਿੰਦਾ ਹੈ। (ਇਹ) ਅਤਿ ਅਧਿਕ _ਸੂਰਵੀਰ ਹੈ ਅਤੇ ਕਦੇ ਵੀ 
ਅਧੀਰ ਨਹੀਂ ਹੈ। (ਉਸ ਨੂੰ) ਦੇਵਤੇ ਅਤੇ ਦੈੱਤ ਸਾਰੇ ਪਛਾਣਦੇ ਹਨ।੨੨੫। 


ਰੂ 02੧੨ 


ਸੀ _ਦਸਮ-ਗ੍ਰੰਥ _ਸਾਹਿਬ 


ਭਟ ਕਰਮ ਬਿਕਰਮ ਜਬੈ ਧਰਿ ਹੈ। ਰਣ ਰੰਗ ਤੁਰੋਗਹਿ ਬਿਚਰਿ ਹੈ। 
ਤਬ ਬੀਰ ਸੁ ਧੀਰਹਿੰ ਕੋ ਧਰਿ ਹੈ। ਬਲ ਬਿਕਰਮ ਤੇਜ ਤਬੈ ਹਰਿ ਹੈ। ੨੨੬। 


ਹਾਰਾ 
ਇਹ ਬਿਧਿ ਤਨ ਸੂਰਾ ਸੁ ਧਰਿ ਧੈ ਹੈ ਨ੍ਰਿਪ ਅਬਿਬੇਕ। 
ਨ੍ਰਿਪ ਬਿਬੇਕ ਕੀ ਦਿਸਿ ਸੁਭਟ ਠਾਢ ਨ ਰਹਿ ਹੈ ਏਕ। ੨੨੭। 


(21੧ ਪਿ 


ਡਭਟ _ਲਰਨਨੰ_ ਨ _/ਨਿਆ/ਏ _ਗਆਘਤਨ ਲਤ _ਨਭ# _ਸਤ/ 


ਅਥ ਨ੍ਰਿਪ ਬਿਬੇਕ ਦੇ ਦਲ ਕਥਨੰ 


ਛਾਪਯ _ਛੱਦ 


ਜਿਹ ਪੁਕਾਰ ਅਬਿਬੇਕ ਨ੍ਰਿਪਤਿ ਦਲ ਸਹਿਤ _ਬਖਾਨੇ। 

ਨਾਮ ਠਾਮ ਆਭਰਨ ਸੁ ਰਥ ਸਭ ਕੇ ਹਮ ਜਾਨੇ। 

ਸਸਤ੍ਰ _ਅਸਤ੍ਰ ਅਰੁ _ਧਨੁਖ _ਧੁਜਾ ਜਿਹ _ਬਰਣ _ਉਚਾਰੀ। 

ਤ੍ਰਪੂਸਾਦ ਮੁਨਿ ਦੇਵ ਸਕਲ ਸੁ ਬਿਬੇਕ _ਬਿਚਾਰੀ। 

ਕਰਿ ਕ੍ਰਿਪਾ ਸਕਲ ਜਿਹ ਬਿਧਿ ਕਹੇ ਤਿਹ ਬਿਧਿ ਵਹੈ ਬਖਾਨੀਐ। 

ਕਿਹ ਛਬਿ ਪ੍ਰਭਾਵ ਕਿਹ ਦੁਤਿ ਨ੍ਰਿਪਤਿ ਨ੍ਰਿਪ ਬਿਬੇਕ _ਅਨੁਮਾਨੀਐ। _੨੨੮। 


ਅਧਿਕ ਨ੍ਯਾਸ ਮੁਨਿ ਕੀਨ ਮੰਤੁ ਬਹੁ _ਭਾਤਿ _ਉਚਾਰੇ। 
ਤੰਤੁ ਭਲੀ ਬਿਧਿ ਸਧੇ ਜੰਤੂ ਬਹੁ ਬਿਧਿ ਲਿਖਿ ਡਾਰੇ। 
ਅਤਿ ਪਵਿਤੁ ਹੁਐ ਆਪ ਬਹੁਰਿ ਉਚਾਰ ਕਰੋ _ਤਿਹ। 
ਨ੍ਰਿਪ ਬਿਬੇਕ _ਅਬਿਬੇਕ ਸਹਿਤ ਸੈਨ ਕਥ੍ਯੋ _ਜਿਹ। 
ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ ਅਨਲ ਪਵਨ ਸਸਿ ਸੂਰ ਸਬ। 
ਕਿਹ ਬਿਧਿ ਪ੍ਰਕਾਸ ਕਰਿ ਹੈ ਸੰਘਾਰ ਜਕੇ ਜਛ ਗੰਧਰਬ ਸਬ। ੨੨੯। 


ਸੇਤ ਛਤ੍ਹ ਸਿਰ ਧਰੈ ਸੇਤ ਬਾਜੀ ਰਥ _ਰਾਜਤ। 

ਸੇਤ ਸਸਤ੍ਰ ਤਨ ਸਜੇ ਨਿਰਖਿ ਸੁਰ ਨਰ ਭੂਮਿ _ਭਾਜਤ। 

ਚੰਦ _ਚਕ੍ਰਿਤ ਹ੍ਹੈ ਰਹਤ ਭਾਨੁ _ਭਵਤਾ _ਲਖਿ _ਭੁਲਤ। 

ਭੂਮਰ ਪ੍ਰਭਾ ਲਖਿ ਭੂਮਤ ਅਸੁਰ ਸੁਰ ਨਰ _ਡਗ ਡੁਲਤ। 

ਇਹ ਛਬਿ ਬਿਬੇਕ ਰਾਜਾ ਨ੍ਰਿਪਤਿ ਅਤਿ _ਬਲਿਸਟ ਤਿਹ _ਮਾਨੀਐ। 
ਮੁਨਿ ਗਨ _ਮਹੀਪ _ਬੰਦਤ ਸਕਲ _ਤੀਨਿ _ਲੋਕਿ ਮਹਿ _ਜਾਨੀਐ। ੨੩0। 


ਚਮਰ _ਚਾਰੁ _ਚਹੂੰ ਓਰ _ਢੁਰਤ ਸੁੰਦਰ ਛਬਿ _ਪਾਵਤ। 
ਨਿਰਖਿ ਹੰਸ ਤਿਹ _ਢੁਰਨਿ ਮਾਨ ਸਰਵਰਹਿ _ਲਜਾਵਤ। 


ਰੁਦੂ ਅਵਤਾਰ ੩੪੯ 


“ਕਰਮ” ਨਾਂ ਦਾ ਯੋਧਾ ਜਦੋਂ ਸ਼ਕਤੀ (“ਬਿਕਰਮ”) ਨੂੰ ਧਾਰਨ _ਕਰੇਗਾ _ਅਤੇ _ਰਣ- 
ਭੂਮੀ ਵਿਚ ਘੋੜੇ _ਉਤੇ _ਵਿਚਰੇਗਾ। _(ਤਦ ਹੇ ਰਾਜਨ!) ਤੇਰਾ _ਕਿਹੜਾ _ਸੂਰਮਾ _ਧੀਰਜ ਨੂੰ 
ਧਾਰਨ _ ਕਰੇਗਾ, _(ਉਹ) _ਉਸੇ _ਵੇਲੇ _ਬਲ _ ਅਤੇ _ਸ਼ਕਤੀ _ ਨੂੰ ਹਰ _ਲਵੇਗਾ।੨੨੬। 
ਦੰਹਰਾ 

ਇਸ ਤਰ੍ਹਾਂ _ਅਬਿਬੇਕ ਰਾਜੇ ਦੇ ਸੂਰਮੇ _ਸ਼ਰੀਰ _ਧਾਰ _ਕੇ _(ਜਦ) _ਹਮਲਾ _ਕਰਨਗੇ, 
(ਤਦ) ਬਿਬੇਕ _ਰਾਜੇ _ਦੇ _ਪਖ _ਦੇ ਸੂਰਮਿਆਂ ਵਿਚੋਂ ਇਕ _ਵੀ _(ਰਣ-ਭੂਮੀ _ਵਿਚ) _ਖੜੋਤਾ 
ਨਹੀ! ਰਹੇਗਾ।੨੨੭। 

/ਟੈਲੇ ਨੰ ਲੰਓਤ੍ੂਹ ਨਾਟਕ ਗੁੱਝ ਦੇ ਘਾਰਨਨ ਅੱਛੇਂਦਊ ਸੰਵਾਦ ਦੇ %ਕੈਲੋਕ ਰਲਾ ਦੇ %ਗਮਨ ਨ% ਵਾਲੇ 
ਡਭਟਾ ਭਰਨਨ” ਨਾਂ ਵਾਲੇ %ਹ%/ਏ ਦੀ ਅਆਖਤੀ ਸਭ ਲਭ _ਹੀ/ 
ਹੁਣ ਬਿਬੇਕ ਰਾਜੇ ਦੇ ਦਲ ਦਾ ਕਥਨ 


ਛਾਪਯ ਛੰਦ 


ਜਿਸ ਤਰ੍ਹਾਂ _“'ਅਬਿਬੇਕ” ਰਾਜੇ _ਦਾ _ਦਲ _ਸਹਿਤ ਵਰਣਨ _ਕੀਤਾ _ਹੈ ਅਤੇ _ਸਾਰਿਆਂ 
ਦੇ ਨਾਂ, ਠਿਕਾਣੇ, ਗਹਿਣੇ, ਰਥ ਆਦਿ ਅਸੀਂ ਜਾਣ ਲਏ ਹਨ। ਸ਼ਸਤ੍ਰ, ਅਸਤੁ, ਧਨੁਸ਼, ਧੁਜਾ, 
ਰੰਗ _ਆਦਿ ਦਾ ਜਿਹੜਾ (ਤੁਸੀਂ) ਕ੍ਰਿਪਾ ਪੂਰਵਕ ਵਰਣਨ ਕੀਤਾ ਹੈ, ਹੇ ਮੁਨੀ ਦੇਵ! ਉਸੇ 
ਤਰ੍ਹਾਂ “ਬਿਬੇਕ” ਦਾ ਸਾਰਾ ਵਿਚਾਰ ਕਰੋ। ਕ੍ਰਿਪਾ ਕਰ ਕੇ ਜਿਸ ਤਰ੍ਹਾਂ _(ਅਬਿਬੇਕ ਦਾ) ਸਾਰਾ 
ਵਰਣਨ ਕੀਤਾ ਹੈ, ਉਸੇ ਤਰ੍ਹਾਂ (ਬਿਬੇਕ ਦਾ) ਬਖਾਨ _ਕਰੋ। _ਕਿਸ ਤਰ੍ਹਾਂ ਦੀ _ਛਬੀ, ਪ੍ਰਭਾਵ 
ਅਤੇ ਕਿਹੋ ਜਿਹੀ ਚਮਕ _ਰਾਜਿਆਂ ਦੇ ਰਾਜੇ ਬਿਬੇਕ ਦੀ _ਹੈ। (ਉਸ ਦਾ) ਅਨੁਮਾਨਿਕ ਸਰੂਪ 
ਦਸੋ _(ਅਰਥਾਤ--ਵਰਣਨ _ਕਰੋਂ)।੨੨੮। 


(ਮਛਿੰਦੂ) ਮੁਨੀ ਨੇ ਬਹੁਤ _ਸਾਰੇ _ਸਾਧਨ ਕੀਤੇ ਅਤੇ ਬਹੁਤ ਭਾਂਤ ਦੇ ਮੌਤੂ _ਉਚਾਰੇ। 
ਚੰਗੀ ਤਰ੍ਹਾਂ _ਤੌਤ੍ਰਾਂ _ਨੂੰ ਸਾਧਿਆ ਅਤੇ _ਬਹੁਤ _ਤਰ੍ਹਾਂ ਦੇ ਜੰਤਰ _ਲਿਖ _ਦਿੱਤੇ। _(ਪਹਿਲਾਂ) ਆਪ 
ਬਹੁਤ _ਪਵਿਤੁ _ਹੋਏ ਅਤੇ _ਫਿਰ ਉਨ੍ਹਾਂ ਦਾ _ਉਚਾਰਨ _ਕੀਤਾ। ਰਾਜਾ _“ਬਿਬੇਕ” (ਦਾ _ਉਸੇ 
ਤਰ੍ਹਾਂ ਵਰਣਨ ਕੀਤਾ) ਜਿਸ ਤਰ੍ਹਾਂ _“ਅਬਿਬੇਕ” _ਦਾ ਸੈਨਾ _ਸਹਿਤ ਕਥਨ _ਕੀਤਾ _ਸੀ। ਚੌਹਾਂ 
ਪਾਸੇ ਦੇਵਤੇ, ਦੈੱਤ, ਅਗਨੀ, _ਵਾਯੂ, ਚੰਦ੍ਰਮਾ, ਸੂਰਜ ਆਦਿ _ਸਾਰੇ ਹੈਰਾਨ ਹੋ _ਗਏ। _ਕਿਸ 
ਤਰ੍ਹਾਂ (ਮੁਨੀ) ਭਿਆਨਕ _ਸੈਘਰਸ਼ ('ਸੰਘਾਰ”) ਦਾ ਪ੍ਰਕਾਸ਼ ਕਰਨਗੇ, (ਇਹ ਵਿਚਾਰ ਕੇ) ਸਾਰੇ 


੮ 


ਯਕਸ਼ _ਤੇ _ਗੰਧਰਬ _ਹੈਰਾਨ ਹੋ ਰਹੇ _ ਸਨ।੨੨੯। 


ਚਿੱਟਾ ਛਤੁ _ਸਿਰ ਉਤੇ ਧਰਿਆ ਹੋਇਆ ਹੈ ਅਤੇ ਚਿੱਟੇ ਰਥ ਅਗੇ ਚਿੱਟੇ ਰੰਗ 
ਦੇ ਘੋੜੇ _(ਜੁਤੇ ਹੋਏ _ਹਨ)। ਚਿੱਟੇ ਰੰਗ _ਦੇ ਸ਼ਸਤ੍ਰ _ਸ਼ਰੀਰ ਉਤੇ ਸਜੇ _ਹੋਏ ਹਨ, (ਜਿਸ 
ਨੂੰ) ਵੇਖ ਕੇ ਦੇਵਤੇ ਅਤੇ ਮਨੁੱਖ ਭਰਮ _ਵਿਚ ਭਜੇ ਫਿਰਦੇ ਹਨ। ਚੰਦ੍ਰਮਾ ਹੈਰਾਨ ਹੋ ਰਿਹਾ 
ਹੈ, ਸੂਰਜ _ਪ੍ਰਭੁਤਾ ਵੇਖ _ਕੇ _(ਆਪਣਾ ਕਾਰਜ) ਭੁਲ _ਗਿਆ ਹੈ। ਭੌਰੇ (ਉਸ ਦੇ) ਪ੍ਰਕਾਸ਼ 
ਨੂੰ ਵੇਖ ਕੇ _ਭਰਮਦੇ ਫਿਰਦੇ ਹਨ ਅਤੇ ਦੈੱਤ, ਦੇਵਤੇ ਤੇ ਮਨੁੱਖ _ਡਾਵਾਂ ਡੋਲ ਹੋਏ ਫਿਰਦੇ 
ਹਨ। ਹੇ ਰਾਜਨ! ਇਹ ਛਬੀ 'ਬਿਬੇਕ” ਰਾਜਾ ਦੀ ਹੈ। ਉਸ ਨੂੰ ਅਤਿਅੰਤ ਬਲਵਾਨ ਮੰਨਿਆ 


ਜਾਂਦਾ _ ਹੈ। _ਮੁਨੀਆਂ ਦੀਆਂ ਮੰਡਲੀਆਂ _ਅਤੇ ਸਾਰੇ ਰਾਜੇ (ਉਸ _ ਨੂੰ) ` ਬੰਦਨਾਂ ਕਰਦੇ _ਹਨ। 
(ਇਸ _ ਤਰ੍ਹਾਂ _ਉਹ) _ਤਿੰਨਾਂ ਲੋਕਾਂ _ਵਿਚ _ਜਾਣਿਆ _ ਜਾਂਦਾ _ਹੈ।੨੩0। 


ਹੈ। (ਚੌਰ ਦੇ) ਢੁਰਨ ਨੂੰ ਵੇਖ ਕੇ _ਮਾਨ-ਸਰੋਵਰ ਦੇ ਹੰਸ _ਲਜਾਉਂਦੇ _ਹਨ। (ਉਸ ਦਾ) 


ਸੀ _ਦਸਮ-ਗ੍ੰਥ _ਸਾਹਿਬ 


ਅਤਿ ਪਵਿਤ੍ਰ ਸਬ _ਗਾਤ ਪ੍ਰਭਾ ਅਤਿ ਹੀ ਜਿਹ _ਸੋਹਤ। 

ਸੁਰ ਨਰ ਨਾਗ ਸੁਰੇਸ ਜਛ _ਕਿੰਨਰ ਮਨ ਮੋਹਤ। 

ਇਹ ਛਬਿ ਬਿਬੇਕ ਰਾਜਾ _ਨ੍ਰਿਪਤਿ ਜਿਦਿਨ ਕਮਾਨ _ਚੜਾਇ_ਹੈ। 

ਬਿਨੁ ਅਬਿਬੇਕ ਸੁਨਿ ਹੋ ਨ੍ਰਿਪਤਿ ਸੁ ਅਉਰ ਨ ਬਾਨ ਚਲਾਇ ਹੈ। ੨੩੧। 


ਅਤਿ ਪ੍ਰਚੰਡ ਅਬਿਕਾਰ ਤੇਜ ਆਖੰਡ _ਅਤੁਲ _ਬਲ। 

ਅਤਿ ਪ੍ਰਤਾਪ ਅਤਿ ਸੂਰ ਤੂਰ _ਬਾਜਤ ਜਿਹ ਜਲ _ਥਲ। 

ਪਵਨ ਬੇਗ _ਰਥ ਚਲਤ ਪੇਖਿ _ਚਪਲਾ _ਚਿਤ _ਲਾਜਤ। 

ਸੁਨਤ ਸਬਦ ਚਕ _ਚਾਰ ਮੇਘ ਮੋਹਤ ਭੂਮ _ਭਾਜਤ। 

ਜਲ ਥਲ _ਅਜੇਅ ਅਨਭੈ ਭਟ ਅਤਿ ਉਤਮ _ਪਰਵਾਨੀਐ। 
ਧੀਰਜੁ ਸੁ ਨਾਮ ਜੋਧਾ ਬਿਕਟ ਅਤਿ ਸੁਬਾਹੁ ਜਗ _ਮਾਨੀਐ। ੨੩੨। 


ਧਰਮ _ਧੀਰ _ਬੀਰ _ਜਸਮੀਰ ਅਨਭੀਰ _ਬਿਕਟ _ਮਤਿ। 

ਕਲਪ _ਬ੍ਰਿਛ _ਕੁਬ੍ਰਿਤਨ ਕ੍ਰਿਪਾਨ ਜਸ _ਤਿਲਕ _ਸੁਭਟ _ਅਤਿ। 

ਅਤਿ ਪ੍ਰਤਾਪ ਅਤਿ ਓਜ _ਅਨਲ ਸਰ ਤੇਜ _ਜਰੇ _ਰਣ। 

ਬੁਹਮ _ਅਸਤ੍ਰ ਸਿਵ _ਅਸਤੁ _ਨਹਿਨ _ਮਾਨਤ ਏਕੈ ਬੁਣ। 

ਇਹ ਦੁਤਿ ਪ੍ਰਕਾਸ ਬ੍ਰਿਤ ਛਤ੍ਰ ਨ੍ਰਿਪ ਸਸਤ੍ਰ ਅਸਤ ਜਬ ਛੋਡਿ ਹੈ। 
ਬਿਨੁ ਏਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਵਰ ਨ ਆਹਵ ਮੰਡਿ ਹੈ। ੨੩੩। 


ਅਛਿਜ _ਗਾਤ _ਅਨਭੰਗ _ਤੇਜ ਆਖੰਡ ਅਨਿਲ _ਬਲ। 

ਪਵਨ ਬੇਗ ਰਥ ਕੋ ਪ੍ਰਤਾਪੁ ਜਾਨਤ ਜੀਅ ਜਲ _ਥਲ। 

ਧਨੁਖ ਬਾਨ _ਪਰਬੀਨ ਛੀਨ ਸਬ _ਅੰਗ ਬ੍ਰਿਤਨ ਕਰਿ। 

ਅਤਿ ਸੁਬਾਹ ਸੰਜਮ _ਸੁਬੀਰ ਜਾਨਤ ਨਾਰੀ _ਨਰ। 

ਗਹਿ ਧਨੁਖ ਬਾਨ _ਪਾਨਹਿ ਧਰਮ ਪਰਮ ਰੂਪ ਧਰਿ ਗਰਜਿ ਹੈ। 

ਬਿਨੁ ਇਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਉਰ ਨ ਆਨਿ ਬਰਜਿ ਹੈ। ੨੩੪। 


ਚਕ੍ਰਿਤ ਚਾਰੁ ਚੰਚਲ ਪ੍ਰਕਾਸ ਬਾਜੀ ਰਥ _ਸੋਹਤ। 

ਅਤਿ ਪੂਬੀਨ ਧੁਨਿ _ਛੀਨ _ਬੀਨ _ਬਾਜਤ _ਮਨ _ਮੋਹਤ। 

ਪ੍ਰੌਮ ਰੂਪ ਸੁਭ ਧਰੇ ਨੇਮ ਨਾਮਾ ਭਟ ਭੈ ਕਰ। 

ਪਰਮ ਰੂਪ ਪਰਮੰ ਪ੍ਰਤਾਪ ਜੁਧ ਜੈ ਅਰਿ ਛੈ ਕਰ। 

ਅਸ ਅਮਿਟ ਬੀਰ ਧੀਰਾ ਬਡੋਂ ਅਤਿ ਬਲਿਟਿ ਦੁਰ ਧਰਖ ਰਣਿ। 
ਅਨਭੈ _ਅਭੰਜ _ਅਨਮਿਟ _ਸੁਧੀਸ ਅਨਬਿਕਾਰ _ਅਨਜੈ ਸੁ _ਭਣ। _੨੩੫। 


ਰੁਦੂ ਅਵਤਾਰ ੩੫੧ 
ਸਾਰਾ ਸ਼ਰੀਰ ਬਹੁਤ ਪਵਿਤਰ ਹੈ ਅਤੇ ਜਿਸ ਦੀ ਚਮਕ ਬਹੁਤ ਸ਼ੋਭਾ ਪਾ ਰਹੀ ਹੈ। (ਉਹ) 
ਦੇਵਤਿਆਂ, ਮਨੁੱਖਾਂ, ਨਾਗਾਂ, ਇੰਦਰ, ਯਕਸ਼ਾਂ ਅਤੇ ਕਿੰਨਰਾਂ ਦੇ ਮੋਹ ਰਿਹਾ ਹੈ। ਇਹ 


ਮਨ ਨੂੰ 
ਹੈ ਰਾਜਿਆਂ ਦੇ ਰਾਜੇ ਬਿਬੇਕ ਰਾਜੇ ਦੀ _(ਛਬੀ), ਜਿਸ _ਦਿਨ ਉਹ ਧਨੁਸ਼ ਚੜ੍ਹਾਏਗਾ, ਹੇ 
ਰਾਜਨ! ਸੁਣੋ, ਬਿਨਾ ਇਕ _'ਅਬਿਬੇਕ” ਦੇ, ਹੋਰ ਕੋਈ ਵੀ (ਉਸ ਦੇ ਸਾਹਮਣੇ) ਬਾਣ ਨਹੀਂ 
ਚਲਾ ਸਕੋਗਾ।੨੩੧। 

(ਜਿਸ ਦਾ) ਬਹੁਤ _ਤਿਖਾ ਅਤੇ _ਵਿਕਾਰ-ਰਹਿਤ ਤੇਜ ਹੈ ਅਤੇ ਨ ਖੰਡੇ ਜਾ ਸਕਣ 
ਵਾਲਾ _ਬਲ _ਹੈ। _(ਜਿਸ ਦਾ) ਬਹੁਤ ਪ੍ਰਤਾਪ ਹੈ ਅਤੇ (ਜੋ) ਬਹੁਤ ਸੂਰਮਾ ਹੈ, ਜਿਸ ਦਾ 
ਨਰਸਿੰਘਾ ਜਲ _ਥਲ _ਵਿਚ _ਵਜਦਾ ਹੈ। ਪੌਣ ਦੇ ਵੇਗ ਨਾਲ (ਜਿਸ ਦਾ) ਰਥ ਚਲਦਾ 
ਹੈ, (ਜਿਸ ਨੂੰ) ਵੇਖ ਕੇ ਬਿਜਲੀ ਚਿਤ ਵਿਚ ਸ਼ਰਮਸਾਰ ਹੁੰਦੀ ਹੈ। (ਜਿਸ ਦੇ) ਸ਼ਬਦ ਨੂੰ 
ਕੇ ਚੌਹਾਂ ਪਾਸੇ ਬਦਲ (ਦੇ ਗਜਣ ਦਾ) ਭਰਮ ਹੋ ਜਾਂਦਾ ਹੈ ਅਤੇ (ਸਭ) ਮੋਹਿਤ 
ਭਜ ਜਾਂਦੇ _ਹਨ। (ਜੋ) ਜਲ ਥਲ ਵਿਚ _ਜਿਤਿਆ ਨਹੀਂ _ ਜਾਂਦਾ, (ਕਿਸੇ ਦਾ) ਡਰ 
ਮੰਨਦਾ, (ਉਸ ਨੂੰ) ਅਤਿ ਉਤਮ _ਸੂਰਮਾ ਪ੍ਰਵਾਨ ਕਰਨਾ ਚਾਹੀਦਾ ਹੈ। (ਇਸ) ਵਿਕਟ 
ਯੋਧੇ ਦਾ ਨਾਂ 'ਧੀਰਜ” ਹੈ ਜੋ ਜਗ ਵਿਚ ਬਹੁਤ ਬਲ ਵਾਲਾ ਮੰਨਿਆ ਗਿਆ ਹੈ। ੨੩੨। 

ਧਰਮੀ, _ਧੀਰਜਵਾਨ, ਸੂਰਮਾ ਅਤੇ _ਯਸ਼ਵਾਨ ਹੈ, (ਜੋ) _ਡਰਪੌਕ ਨਹੀਂ ਅਤੇ _ਕਠੋਰ 
ਮਤ _ਵਾਲਾ _ਹੈ। _ਕਲਪ _ਬ੍ਰਿਛ _(ਵਾਂਗ ਇੱਛਾਵਾਂ _ਪੂਰੀਆਂ _ਕਰਨ _ਵਾਲਾ), _ਕੁਵ੍ਰਿੱਤੀਆਂ ਨੂੰ 


੨ % = 


ਕ੍ਰਿਪਾਨ (ਨਾਲ _ਕਟਣ ਵਾਲਾ), ਜਸ ਦਾ ਤਿਲਕ ਰੂਪ ਬਹੁਤ _ਤਕੜਾ _ਸੂਰਮਾ _ਹੈ। _(ਉਸ 
ਦਾ) ਅਤਿਅੰਤ ਪ੍ਰਤਾਪ ਅਤੇ _ਅਧਿਕ _ਹੈ ਅਤੇ _ਰਣ ਨੂੰ ਅੱਗ ਜਿਹੇ _ਤੇਜ ਨਾਲ _ਸਾੜਨ 
ਵਾਲਾ ਹੈ। ਬ੍ਰਹਮ _ਅਸਤੂ _ਅਤੇ ਸ਼ਿਵ _ਅਸਤੂ _ਨੂੰ ਮੰਨਦਾ ਨਹੀਂ, (ਬਸ) ਇਕ _ਘਾਉ (ਲਾਣਾ 
ਹੀ ਜਾਣਦਾ ਹੈ)। (ਇਹ) ਇਕ ਚਮਕ _ਅਤੇ ਪ੍ਰਤਾਪ ਵਾਲਾ _'ਬੂਤ” ਨਾਂ ਵਾਲਾ ਛਤ੍ਰੀ ਰਾਜਾ 
ਹੈ, (ਜੋ) ਜਦੋਂ _(ਰਣਭੂਮੀ ਵਿਚ) ਅਸਤ _ਸ਼ਸਤੂ ਨੂੰ ਛੰਡਦਾ ਹੈ, (ਤਦ) ਹੇ ਰਾਜਨ! ਬਿਨਾ 
ਇਕ _'ਅਬ੍ਹਿਤ” ਅਤੇ _'ਸੁਬ੍ਹਿਤ` ਦੇ ਹੋਰ _ਕੋਈ ਯੁੱਧ _ਵਿਚ _ਨਹੀਂ ਟਿਕ _ਸਕੇਗਾ।੨੩੩। 

(ਜਿਸ ਦਾ) ਸ਼ਰੀਰ ਛਿਜਣ ਵਾਲਾ ਨਹੀਂ, ਨ ਭੰਗ ਹੋਣ ਵਾਲਾ ਤੇਜ ਹੈ, ਨ ਖੰਡੇ 
ਜਾ ਸਕਣ _ਵਾਲਾ _ਅਗਨੀ ਦੇ ਸਮਾਨ _ਬਲ _ਹੈ। _ਪੌਣ ਦੇ ਵੇਗ ਵਾਂਗ _ਚਲਣ _ਵਾਲੇ _ਰਥ 
ਦੇ ਪ੍ਰਤਾਪ ਨੂੰ ਜਲ ਥਲ ਦੇ ਸਾਰੇ ਜੀਵ ਜਾਣਦੇ ਹਨ 


ਗਜੇਗਾ, ਹੇ ਰਾਜਨ! (ਉਦੋਂ) ਬਿਨਾ ਇਕ _'ਅਬ੍ਰਿਤਿ” 
ਨਹੀ ਰੋਕ ਸਕੇਗਾ।੨੩੪। 

(ਜਿਸ ਦਾ) ਚਕ੍ਰਿਤ ਕਰਨ ਵਾਲਾ ਸੁੰਦਰ ਪੁਕਾਸ਼ ਹੈ ਅਤੇ 
ਸ਼ੋਭਦੇ _ਹਨ। (ਜੋ) ਅਤਿ ਪੁਬੀਨ ਹੈ ਅਤੇ ਮਨ ਨੂੰ ਮੋਹ _ਲੈਣ 
ਬੀਨ _ਵਜਦੀ ਹੈ। 'ਨੇਮ” ਨਾਂ ਦਾ ਡਰਾਉਣਾ ਸੂਰਮਾ ਹੈ 
ਕੀਤਾ ਹੋਇਆ ਹੈ। (ਜਿਸ ਦਾ) ਪਰਮ ਰੂਪ ਹੈ, ਪਰਮ ਪ੍ਰਤਾਪ ਹੈ, ਯੁੱਧ ਨੂੰ ਜਿਤਣ 
ਅਤੇ ਵੈਰੀ ਨੂੰ ਨਸ਼ਟ ਕਰਨ _ਵਾਲਾ ਹੈ। ਇਸ ਤਰ੍ਹਾਂ ਦਾ ਨ ਮਿਟਣ 
ਵਾਲਾ, ਅਤਿ ਬਲਵਾਨ, _ਅਤੇ _ਰਣ ਵਿਚ ਨ ਜਿਤੇ ਜਾ ਸਕਣ ਵਾਲਾ ਸੂਰਮਾ _ਹੈ। (ਜੋ) 
ਡਰ ਤੋਂ ਮੁਕਤ, ਨ ਭੰਨੇ ਜਾ ਸਕਣ ਵਾਲਾ, ਨ ਮਿਟਣ ਵਾਲਾ, ਸ਼ੁੱਧ ੍ 
ਰਹਿਤ _ਅਤੇ _ਨ ਜਿਤੇ ਜਾ ਸਕਣ _ ਵਾਲਾ _ਕਹੀਦਾ _ਹੈ।੨੩੫। 


੩੫੨ 


ਸੀ _ਦਸਮ-ਗ੍ਰੰਥ ਸਾਹਿਬ 


ਅਤਿ ਪੁਤਾਪ ਅਮਿਤੋਜ _ਅਮਿਟ _ਅਨਭੈ _ਅਭੰਗ _ਭਟ। 

ਰਥ ਪੁਮਾਣ ਚਪਲਾ ਸੁ _ਚਾਰੁ ਚਮਕਤ ਹੈ ਅਨਕਟ। 

ਨਿਰਖਿ ਸਤੁ _ਤਿਹ ਤੇਜ _ਚਕ੍ਰਿਤ ਭਯਭੀਤ _ਭਜਤ _ਰਣਿ। 

ਧਰਤ ਧੀਰ ਨਹਿ ਬੀਰ ਤੀਰ ਸਰ ਹੈ ਨਹੀ ਹਠਿ ਰਣਿ। 
ਬਿਗ੍ਯਾਨ ਨਾਮੁ _ਅਨਭੈ _ਸੁਭਟ ਅਤਿ _ਬਲਿਸਟ ਤਿਹ _ਜਾਨੀਐ। 
ਅਗਿਆਨ ਦੇਸਿ ਜਾ ਕੋ ਸਦਾ ਤ੍ਰਾਸ ਘਰਨ ਘਰਿ _ਮਾਨੀਐ। ੨੩੬। 


ਬਮਤ ਜ੍ਹਾਲ ਡਮਰੂ _ਕਰਾਲ ਡਿਮ ਡਿਮ ਰਣਿ ਬਜਤ। 
ਘਨ ਪੁਮਾਨ ਚਕ ਸਬਦ _ਘਹਰਿ ਜਾ ਕੋ ਗਲ _ਗਜਤ। 
ਸਿਮਟਿ ਸਾਂਗ ਸੰਗੂਹਤ ਸਰਕਿ _ਸਾਮੁਹ _ਅਰਿ _ਝਾਰਤ। 
ਨਿਰਖਿ ਤਾਸੁ ਸੁਰ ਅਸੁਰ ਬੁਹਮ ਜੈ ਸਬਦ _ਉਚਾਰਤ। 
ਇਸਨਾਨ ਨਾਮ _ਅਭਿਮਾਨ ਜੁਤ _ਜਿਦਿਨ _ਧਨੁਖ _ਗਹਿ __ਗਰਿਜ ਹੈ। 


ਬਿਨੁ ਇਕ ਕੁਚੀਲ ਸਾਮੁਹਿ ਸਮਰ ਅਉਰ ਨ ਤਾਸੁ ਬਰਜਿ ਹੈ। ੨੩੭। 


ਇਕਿ ਨਿਬ੍ਰਿਤ ਅਤਿ ਬੀਰ _ਦੁਤੀਅ ਭਾਵਨਾ ਮਹਾ _ਭਟ। 

ਅਤਿ _ਬਲਿਸਟ ਅਨਮਿਟ ਅਪਾਰ _ਅਨਛਿਜ _ਅਨਾਕਟ। 

ਸਸਤ੍ ਧਾਰਿ ਗਜ ਹੈ ਜਬ ਭੀਰ ਭਾਜਿ ਹੈ ਨਿਰਖਿ ਰਣਿ। 

ਪਤ੍ਹ _ਭੇਸ ਭਹਰਾਤ ਧੀਰ ਧਰ ਹੈ ਨ __ਅਨਗਣ। 

ਇਹ ਬਿਧਿ ਸੁ ਧੀਰ ਜੋਧਾ ਨ੍ਰਿਪਤਿ ਜਿਦਿਨ ਅਯੋਧਨ ਰਚਿ_ਹੈ। 
ਤਜ ਸਸਤ੍ ਅਸਤ ਭਜਿ ਹੈ ਸਕਲ ਏਕ ਨ ਬੀਰ ਬਿਰਚ ਹੈ। ੨੩੮। 


ਅੰਤਿ ਛਘਯ _ਛੱਟਾ 
ਤਾਗੜਦੀ ਤੁਰ ਬਾਜ ਹੈ ਜਾਗੜਦੀ ਜੋਧਾ ਜਬ _ਜੁਟਹਿ। 
ਲਾਗੜਦੀ ਲੁਥ _ਬਿਥੁਰਹਿ ਸਾਗੜਦੀ ਸੰਨਾਹ ਸੁ ਤੁਟਹਿ। 
ਭਾਗੜਦੀ ਭੂਤ ਭੈਰੋ ਪ੍ਰਸਿਧ ਅਰੁ _ਸਿਧ _ਨਿਹਾਰਹਿ। 
ਜਾਗੜਦੀ _ਜਛ _ਜੁਗਣੀ ਜੂਥ ਜੈ ਸਬਦ _ਉਚਾਰਹਿ। 
ਸੰਸਾਗੜਦੀ _ਸੁਭਟ ਸੰਜਮ _ਅਮਿਟ _ਕਾਗੜਦੀ ਕੁਧ ਜਬ _ਗਰਜਿ_ਹੈ। 


ਦੰਦਾਗੜਦੀ ਇਕ ਦੁਰਮਤਿ ਬਿਨਾ ਆਗੜਦੀ ਸੁ ਅਉਰ ਨ ਬਰਜਿ ਹੈ। ੨੩੯। 


ਜਾਗੜਦੀ ਜੋਗ _ਜਯਵਾਨ _ਕਾਗੜਦੀ ਕਰਿ ਕ੍ਰੋਧ ਕੜਕਹਿ। 
ਲਾਗੜਦੀ ਲੁਟ ਅਰੁ ਕੁਟ ਤਾਗੜਦੀ ਤਰਵਾਰ ਸੜਕਹਿ। 
ਸਾਗੜਦੀ _ਸਸਤ੍ਰ _ਸੰਨਾਹ ਪਾਗੜਦੀ ਪਹਿਰ ਹੈ ਜਵਨ _ਦਿਨ। 
ਸਾਗੜਦੀ ਸਤਰ _ਭਜਿ ਹੈ ਟਾਗੜਦੀ ਟਿਕਿ ਹੈ ਨ ਇਕ ਛਿਨ। 
ਪੰਪਾਗੜਦੀ _ਪੀਅਰ _ਸਿਤ _ਬਰਣ ਮੁਖ _ਸਾਗੜਦੀ _ਸਮਸਤ _ਸਿਧਾਰ_ਹੈ। 


ਅੰਆਗੜਦੀ _ਅਮਿਟ ਦੁਰ ਧਰਖ ਭਟ _ਜਾਗੜਦੀ ਕਿ _ਜਿਦਿਨ ਨਿਹਾਰ ਹੈ। ੨੪0। 


ਰੁਦ੍ਰ ਅਵਤਾਰ ੨੩੫੩ 


(ਜਿਸ ਦਾ) ਬਹੁਤ ਵੱਡਾ ਪ੍ਰਤਾਪ ਹੈ, _ਅਮਿਤ ਬਲ ਹੈ, (ਉਹ) ਨ ਮਿਟਣ ਵਾਲਾ 
ਅਤੇ ਨਿਡਰ ਹੈ, (ਉਹ) ਨ ਭੰਗ ਹੋਣ ਵਾਲਾ ਸੂਰਮਾ ਹੈ। (ਉਸ ਦਾ) ਰਥ ਬਿਜਲੀ ਵਾਂਗ 
ਸੁੰਦਰ ਚਮਕਦਾ ਹੈ (ਅਤੇ ਉਸ ਦੀ) ਚਮਕ ਕਟੇ ਨ ਜਾ ਸਕਣ ਵਾਲੀ ਹੈ। ਉਸ ਦੇ ਤੇਜ 
ਨੂੰ ਵੇਖ ਕੇ ਵੈਰੀ ਹੈਰਾਨ ਹੁੰਦੇ ਹਨ ਅਤੇ ਭੈਭੀਤ ਹੋ ਕੇ ਰਣ ਤੋਂ ਭਜ 
ਸਾਹਮਣੇ ਵੱਡੇ ਵੱਡੇ) ਸੂਰਮੇ ਵੀ _ਧੀਰਜ _ਧਾਰਨ ਨਹੀਂ _ਕਰਦੇ। ਰਣ ਵਿਚ 
ਸਮਾਨ _(ਕਿਸੇ ਹੋਰ) _ਹਠੀਲੇ ਦਾ ਤੀਰ ਨਹੀਂ _ਹੈ। ਉਸ ਨਿਡਰ ਸੂਰਮੇ ਦਾ ਨਾਂ 
ਹੈ। ਉਸ ਨੂੰ ਅਤਿ ਬਲਵਾਨ ਜਾਣਿਆ ਜਾਂਦਾ ਹੈ। ਅਗਿਆਨ ਦੇਸ ਵਿਚ ਜਿਸ ਦਾ ਡਰ 


ਸਦਾ _ਘਰ _ ਘਰ _ ਵਿਚ ਮੰਨਿਆ _ ਜਾਂਦਾ _ਹੈ।੨੩੬। 


ਮੂੰਹ ਵਿਚੋਂ ਅੱਗ ਦੀ ਲਾਟ ਨਿਕਲਦੀ ਹੈ ਅਤੇ ਭਿਆਨਕ ਡੌਰੂ _ਡਿਮ _ਡਿਮ ਕਰਦਾ 
ਯੁੱਧ ਵਿਚ ਵਜ ਰਿਹਾ ਹੈ। ਜਿਸ ਦੇ ਗਲੇ (ਸੰਘ) ਵਿਚੋਂ ਨਿਕਲਣ ਵਾਲਾ ਸ਼ਬਦ (ਆਵਾਜ਼) 
ਬਦਲ _ਦੀ _ਗਰਜ ਵਾਂਗ _ਹੈਰਾਨ ਕਰਨ _ਵਾਲੀ _ਹੈ। _(ਉਹ) ਸਿਮਟ ਕੇ _ਬਰਛੇ ਨੂੰ ਚੰਗੀ 
ਨ ਅਤੇ (ਅਗੇ) _ਸਰਕ ਕੇ ਵੈਰੀ ਨੂੰ ਸਾਹਮਣੇ ਹੋ ਕੇ ਮਾਰਦਾ ਹੈ। _ਉਸ 


ਵੇਖ ਕੇ ਦੇਵਤੇ, ਦੈਂਤ ਅਤੇ _ਬੁਹਮਾ ਜੈ _ਜੈ ਸ਼ਬਦ _ਦਾ _ਉਚਾਰਨ _ਕਰਦੇ _ਹਨ। (ਉਸ 
ਦਾ) ਨਾਂ “ਇਸ਼ਨਾਨ” ਹੈ ਜੋ ਅਭਿਮਾਨ ਯੁਕਤ ਹੈ। ਉਹ ਜਿਸ ਦਿਨ ਧਨੁਸ਼ ਲੈ ਕੇ (ਯੁੱਧ 

ਵਿਚ) _ਗਜੇਗਾ, (ਹੇ ਰਾਜਨ!) ਬਿਨਾ ਇਕ _ਕੁਚੀਲ ਦੇ, ਯੁੱਧ ਵਿਚ ਸਾਹਮਣੇ ਹੋ_ਉਸ 
ਹੋਰ _ਕੋਈ ਰੋਕ ਨਹੀਂ _ਸਕੇਗਾ।੨੩੭। 

ਇਕ 'ਨਿਵ੍ਰਿਤੀ” (ਨਾਂ ਵਾਲਾ) ਮਹਾਨ ਯੋਧਾ ਹੈ ਅਤੇ ਦੂਜਾ “ਭਾਵਨਾ” (ਨਾਂ ਵਾਲਾ) 
ਬਹੁਤ ਵੱਡਾ ਯੋਧਾ _ਹੈ। (ਇਹ ਦੋਵੇਂ) ਮਹਾਨ ਬਲਵਾਨ, ਨ ਮਿਟਣ ਵਾਲੇ, ਅਪਾਰ, _ਅਣਛਿਜ 
ਅਤੇ _ਅਕਟ _ਹਨ। _(ਇਹ ਦੋਵੇਂ) ਜਦ ਸ਼ਸਤ੍ਰ _ਧਾਰ ਕੇ ਰਣ ਵਿਚ _ਗਜਣਗੇ ਤਾਂ ਡਰਪੋਕ 
ਲੋਕ ਵੇਖ _ਕੇ ਭਜ _ਜਾਣਗੇ। _ਪੌਤਰ _ਵਾਂਗ _ਕੰਬ _ਜਾਣਗੇ _ਅਤੇ _ਅਣਗਿਣਤ _ਸੂਰਮੇ _ਧੀਰਜ 
ਨੂੰ ਧਾਰਨ _ਨਹੀਂ__ਕਰਨਗੇ। _ਇਸ ਤਰ੍ਹਾਂ ਹੇ ਰਾਜਨ! ਧੀਰਜ _ਵਾਲਾ _('ਧੀਰ”) ਯੋਧਾ ਜਿਸ 
ਦਿਨ _ਸ਼ਸਤੁ _ਧਾਰਨ _ਕਰ ਕੇ (ਯੁੱਧ) ਰਚਾਏਗਾ, (ਉਸ ਦਿਨ) ਅਸਤ੍ਰਾਂ _ਸ਼ਸਤ੍ਰਾਂ ਨੂੰ ਛਡ ਕੇ 


ਜਦੋਂ _ਧੌਂਸੇ (ਤੂਰ) ਵਜਦੇ ਹਨ, (ਤਦੋਂ) ਯੋਧੇ (ਯੁੱਧ ਵਿਚ) ਜੁਟ ਜਾਂਦੇ ਹਨ। ਲੋਥਾਂ 
ਤੇ ਪ੍ਰਸਿੱਧ (ਯੁੱਧ ਦ੍ਰਿਸ਼) ਵੇਖਦੇ _ਹਨ। ਜਗ੍ਹਾ ਜਗ੍ਹਾ _ਯਕਸ਼ਾਂ ਅਤੇ ਜੋਗਣਾਂ ਦੇ ਝੁੰਡ ਜੈ ਜੈ 


ਸ਼ਬਦ _ਉਚਾਰਨ _ਕਰਦੇ _ਹਨ। _ਨ ਮਿਟਣ ਵਾਲਾ ਸੰਜਮ” (ਨਾਂ ਵਾਲਾ) ਮਹਾਨ ਯੋਧਾ ਜਦੋਂ 


ਕੋੋਧ ਕਰ ਕੇ (ਰਣ) ਵਿਚ _ਗਜੇਗਾ, (ਉਦੋਂ) ਬਿਨਾ ਇਕ _'ਦੁਰਮਤਿ” (ਨਾਂ ਵਾਲੇ ਯੋਧੇ ਦੇ) 
ਅਗੋਂ ਹੋ ਕੇ ਕੋਈ ਵੀ ਨਹੀਂ _ਵਰਜੇਗਾ।੨੩੯। 


ਜੈ ਕਰਨ _ਵਾਲਾ _'ਜੋਗ” _ਕ੍ਰੋਧਿਤ ਹੋਕੇ (ਯੁੱਧ _ਵਿਚ) _ਕੜਕੇਗਾ। _(ਵੈਰੀਆਂ ਨੂੰ) 
ਲੁਟੇ ਅਤੇ _ਕੁਟੇਗਾ ਅਤੇ ਤਲਵਾਰ ਨੂੰ ਸੜਕ _ਕਰ ਕੇ _(ਕਢੇਗਾ)। _ਜਿਸ ਦਿਨ ਸ਼ਸਤ੍ਰ _ਅਤੇ 
ਕਵਚ ਧਾਰਨ ਕਰੇਗਾ, (ਉਸ ਵੇਲੇ) ਵੈਰੀ ਭਜ ਜਾਣਗੇ ਅਤੇ ਇਕ _ਛਿਣ ਲਈ ਵੀ ਨਹੀਂ 
ਠਹਿਰਨਗੇ। _ਸਾਰਿਆਂ ਦੇ ਮੂੰਹ ਪੀਲੇ _ਅਤੇ ਚਿੱਟੇ ਹੋ ਜਾਣਗੇ _ਅਤੇ _(ਯੁੱਧ _ਵਿਚੋਂ) _ਭਜ 


ਜਾਣਗੇ। _ਜਿਸ _ਦਿਨ _ਨ ਮਿਟਣ ਵਾਲਾ ਭਿਆਨਕ _ ਸੂਰਮਾ _(ਉਨ੍ਹਾਂ ਨੂੰ) _ਵੇਖੇਗਾ।੨੪0। 


ਹ 


ਸੀ _ਦਸਮ-ਗ੍ਰੰਥ _ਸਾਹਿਬ 


ਆਗੜਦੀ ਇਕ _ਅਰਚਾਰੁ _ਪਾਗੜਦੀ ਪੂਜਾ ਜਬ _ਕੁਪਹਿ। 
ਰਾਗੜਦੀ ਰੋਸ ਕਰਿ _ਜੋਸ ਪਾਗੜਦੀ ਪਾਇਨ ਜਬ _ਰੁਪਹਿ। 
ਸਾਗੜਦੀ ਸੜ _ਤਜਿ ਅਤਰ _ਭਾਗੜਦੀ ਭਜਹਿ ਸੁ ਭੂਮਿ ਰਣਿ। 
ਆਗੜਦੀ _ਐਸ __ਉਝੜਹਿ _ਪਾਗੜਦੀ _ਜਣੂ _ਪਵਨ ਪਤ _ਬਣ। 
ਸੰਸਾਗੜਦੀ _ਸੁਭਟ ਸਬ _ਭਜਿ ਹੈ _ਤਾਗੜਦੀ ਤੁਰੰਗ ਨਚਾਇ ਹੈ। 


ਛੰਛਾਗੜਦੀ ਛਤੁ _ਬ੍ਰਿਤਿ ਛਡਿ ਕੈ ਆਗੜਦੀ ਅਧੋਗਤਿ ਜਾਇ ਹੈ। _੨੪੧। 
ਛਪਯ _ਛੱਟਾ 
ਚਮਰ _ਚਾਰੁ _ਚਹੂੰ ਓਰਿ ਢੁਰਤ ਸੁੰਦਰ ਛਬਿ _ਪਾਵਤ। 
ਸੇਤ ਬਸਤੁ _ਅਰੁ _ਬਾਜ _ਸੇਤ _ਸਸਤੂਣ ਛਬਿ _ਛਾਵਤ। 
ਅਤਿ ਪਵਿਤੁ _ਅਬਿਕਾਰ ਅਚਲ _ਅਨਖੰਡ _ਅਕਟ _ਭਟ। 
ਅਮਿਤ _ਓਜ _ਅਨਮਿਟ ਅਨੰਤ ਅਛਲਿ _ਰਣਾਕਟ। 
ਧਰ _ਅਸਤ੍ਰ _ਸਸਤੁ _ਸਾਮੁਹ ਸਮਰ ਜਿਦਿਨ ਨ੍ਰਿਪੋਤਮ ਗਰਜਿ ਹੈ। 
ਟਿਕਿ ਹੈ ਇਕ ਭਟ ਨਹਿ ਸਮਰਿ ਅਉਰ ਕਵਣ ਤਬ ਬਰਜਿ ਹੈ। ੨੪੨। 
ਇਕਿ ਬਿਦਿਆ ਅਰੁ ਲਾਜ ਅਮਿਟ ਅਤਿ ਹੀ ਪ੍ਰਤਾਪ ਰਣਿ। 
ਭੀਮ ਰੂਪ ਭੈਰੋਂ ਪੁਚੰਡ _ਅਮਿਟ _ਅਦਾਹਣ। 
ਅਤਿ ਅਖੰਡ _ਅਡੰਡ _ਚੰਡ ਪਰਤਾਪ _ਰਣਾਚਲ। 
ਬ੍ਰਿਖਭ _ਕੰਧ _ਆਜਾਨ ਬਾਹ _ਬਾਨੈਤ _ਮਹਾਬਲਿ। 
ਇਹ _ਛਬਿ ਅਪਾਰ ਜੋਧਾ `ਜੁਗਲ _ਜਿਦਿਨ ਨਿਸਾਨ ਬਜਾਇ ਹੈ। 
ਭਜਿ ਹੈ ਭੂਪ ਤਜਿ ਲਾਜ ਸਭ ਏਕ ਨ ਸਾਮੁਹਿ ਆਇ ਹੈ। ੨੪੩। 
ਨਰਾਜ਼ ਛੱਦ 
ਸੰਜੋਗ ਨਾਮ ਸੂਰਮਾ ਅਖੰਡ ਏਕ _ਜਾਨੀਐ। 
ਸੁ ਧਾਮਿ ਧਾਮਿ ਜਾਸ ਕੋ ਪ੍ਰਤਾਪ ਆਜ _ਮਾਨੀਐ। 
ਅਡੰਡ _ਐਔ ਅਛੇਦ ਹੈ ਅਭੰਗ ਤਾਸੁ _ਭਾਖੀਐ। 
ਬਿਚਾਰ ਆਜ _ਤਉਨ ਸੋ ਜੁਝਾਰ ਕਉਨ _ਰਾਖੀਐ। ੨੪੪ 
ਅਖੰਡ _ਮੰਡਲੀਕ ਸੋ ਪ੍ਰਚੰਡ _ਬੀਰ _ਦੇਖੀਐ। 
ਸੁਕ੍ਰਿਤ ਨਾਮ ਸੂਰਮਾ _ਅਜਿਤ ਤਾਸੁ _ਲੇਖੀਐ। 
ਗਰਜਿ _ਸਸਤ੍ਰ ਸਜਿ ਕੈ ਸਲਜਿ ਰਥ ਧਾਇ ਹੈ। 
ਅਮੰਡ ਮਾਰਤੰਡ ਜ੍ਯੋਂ _ਪੁਚੰਡ ਸੋਭ ਪਾਇ ਹੈ। _੨੪੫। 
ਬਿਸੇਖ ਬਾਣ ਸੈਹਥੀ ਕ੍ਰਿਪਾਨ ਪਾਣਿ ਸਜਿ ਹੈ। 
ਅਮੋਹ ਨਾਮ ਸੂਰਮਾ ਸਰੋਹ ਆਨਿ _ਗਜ_ਹੈ। 
ਅਲੋਭ _ਨਾਮ ਸੂਰਮਾ ਦੁਤੀਅ ਜੋ _ਗਰਜਿ ਹੈ। 
ਰਥੀ ਗਜੀ ਹਈ ਪਤੀ ਅਪਾਰ ਸੈਣ ਭਜਿ ਹੈ। ੨੪੬। 
ਹਠੀ ਜਪੀ _ਤਪੀ ਸਤੀ ਅਖੰਡ _ਬੀਰ _ਦੇਖੀਐ। 
ਪ੍ਰਚੰਡ _ਮਾਰਤੰਡ ਜ੍ਯੋਂ _ਅਡੰਡ ਤਾਸੁ _ਲੇਖੀਐ। 
ਅਜਿਤਿ ਜਉਨ ਜਗਤ ਤੇ ਪਵਿਤ੍ਰ ਅੰਗ _ਜਾਨੀਐ। 
ਅਕਾਮ _ਨਾਮ _ਸੂਰਮਾ _ਭਿਰਾਮ _ਤਾਸੁ _ਮਾਨੀਐ। _੨੪੭। 


ਰੁਦ੍ਰ ਅਵਤਾਰ ੩੫੫ 


& 


ਇਕ _'ਅਰਚਾ” ਅਤੇ (ਦੂਜਾ) ਪੂਜਾ (ਨਾਂ ਦੇ ਯੋਧੇ) ਜਦ ਕ੍ਰੋਧ _ਕਰਨਗੇ ਅਤੇ 
ਨਾਲ 


ਹੋ ਕੇ ਗਰਜੇਗਾ, ਤਦੋਂ ਯੁੱਧ-ਭੂਮੀ ਵਿਚ ਇਕ ਯੋਧਾ _ਵੀ ਨਹੀਂ ਟਿਕ _ਸਕੇਗਾ _ਅਤੇ _ਉਸ 
ਨੂੰ ਹੋਰ ਕਿਹੜਾ _ਯੋਧਾ _ਰੋਕ _ਸਕੇਗਾ।੨੪੨। 

ਇਕ (ਦਾ ਨਾਂ) 'ਬਿਦਿਆ” ਅਤੇ (ਦੂਜੇ ਦਾ) 'ਲਾਜ” ਹੈ, (ਇਹ ਦੋਵੇਂ) ਅਮਿਟ ਅਤੇ 
ਰਣ ਵਿਚ ਅਤਿ ਅਧਿਕ ਪ੍ਰਤਾਪ _ਵਾਲੇ _ਹਨ। _ਭੈਰੋਂ ਵਾਂਗ ਭਿਆਨਕ _ਰੂਪ ਵਾਲੇ ਪ੍ਰਚੰਡ, 
ਅਮਿਟ ਅਤੇ ਨ ਸੜਨ ਵਾਲੇ ਹਨ। ਅਤਿ ਅਖੰਡ, _ਅਦੰਡ, ਪ੍ਰਚੰਡ ਪ੍ਰਤਾਪ ਵਾਲੇ ਅਤੇ ਯੁੱਧ 
ਵਿਚ ਸਥਿਰ _ਰਹਿਣ ਵਾਲੇ _ਹਨ। _ਸਾਨ੍ਹ (ਵਰਗੇ ਉੱਚੇ) ਮੋਢਿਆਂ _ਵਾਲੇ ਅਤੇ ਗੋਡਿਆਂ ਤਕ 
ਲੰਬੀਆਂ _ਬਾਂਹਵਾਂ ਵਾਲੇ, _ਬਾਂਕੇ _ਅਤੇ _ਮਹਾ _ਬਲਵਾਨ _ਹਨ। _ਇਸ ਤਰ੍ਹਾਂ ਦੋਹਾਂ ਯੋਧਿਆਂ ਦੀ 
ਅਪਾਰ _ਛਬੀ ਹੈ, _ਜਿਸ ਦਿਨ _(ਯੁੱਧ-ਭੂਮੀ _ਵਿਚ) _ਧੌੱਸਾ _ਵਜਾਉਣਗੇ, _ (ਤਦ) ਲਾਜ 
ਮਰਯਾਦਾ _ਛਡ _ਕੇ _ਸਭ _ ਭਜ ਜਾਣਗੇ, _ਇਕ _ਵੀ _ ਸਾਹਮਣੇ ਨਹੀਂ _ ਆਵੇਗਾ।੨੪੩। 
ਨਰ ਛੱ 

ਇਕ 'ਸੈਜੋਗ” ਨਾਂ ਦਾ ਅਖੰਡ ਸੂਰਮਾ ਜਾਣਿਆ ਜਾਂਦਾ ਹੈ, ਜਿਸ ਦਾ ਅਜ ਘਰ ਘਰ 
ਪ੍ਰਤਾਪ ਮੰਨਿਆ ਜਾਂਦਾ ਹੈ। (ਜੋ) ਅਦੰਡ, ਅਛੇਦ ਹੈ ਅਤੇ ਜਿਸ ਨੂੰ ਅਭੰਗ ਕਿਹਾ ਜਾਂਦਾ ਹੈ। 
ਵਿਚਾਰ ਪੂਰਵਕ _ਅਜ ਕਿਹੜਾ ਯੋਧਾ _ਉਸ _ਦੇ _ਬਰਾਬਰ ਰਖਿਆ ਜਾ ਸਕਦਾ ਹੈ। _੨੪੪। 

(ਇਕ) ਅਖੰਡ _ਰਾਜ _('ਮੰਡਲੀਕ”) ਵਾਲਾ _ਪੁਚੰਡ ਸੂਰਮਾ ਵੇਖਿਆ ਜਾਂਦਾ _ਹੈ। (ਉਸ) 
'ਸੁਕ੍ਰਿਤ” ਨਾਂ ਵਾਲੇ ਸੂਰਮੇ ਨੂੰ _ਅਜਿਤ ਜਾਣਨਾ ਚਾਹੀਦਾ ਹੈ। (ਜਦੋਂ) ਸ਼ਸਤ੍ਰ ਸਜਾ ਕੇ ਅਤੇ 


ਦੀ) 


ਗਜਵਜ ਕੇ _ਲੌਜਾ _ਸਹਿਤ ਰਥ _ਨਾਲ _ਧਾਵਾ ਕਰੇਗਾ, _(ਤਾਂ) _ਅਮੰਡ _ਸੂਰਜ ਵਾਂਗ _ਪ੍ਰਚੰਡ 
ਸੋਭਾ ਪ੍ਰਾਪਤ ਕਰੇਗਾ।੨੪੫। 

ਵਿਸ਼ੇਸ਼ ਕਰ ਕੇ (ਜਿਸ ਨੇ) ਬਾਣ, ਬਰਛੀ, ਤਲਵਾਰ ਹੱਥ ਵਿਚ ਪਕੜੀ ਹੋਈ ਹੈ। 
(ਉਹ) _'ਅਮੋਹ” ਨਾਮ _ਵਾਲਾ ਸੂਰਮਾ (ਜਦੋਂ) ਕ੍ਰੋਧ ਨਾਲ ਆ ਕੇ _ਗਜਦਾ ਹੈ। _'ਅਲੋਭ” ਨਾਮ 
ਵਾਲਾ ਜੋ ਦੂਜਾ ਸੂਰਮਾ ਹੈ, (ਉਹ ਵੀ) _ਗਜਦਾ ਹੈ। _(ਉਦੋਂ) ਰਥਾਂ ਵਾਲੇ, ਹਾਥੀਆਂ ਵਾਲੇ, 
ਘੋੜਿਆਂ ਦੇ ਸੁਆਮੀ ਅਤੇ _ ਅਪਾਰ _ ਸੈਨਾ _ਵਾਲੇ _(ਰਣ ਵਿਚੋਂ) ਭਜ _ ਜਾਂਦੇ _ਹਨ।੨੪੬। 


(ਜੋ) _ਹਠੀ, _ਜਪੀ, _ਤਪੀ, ਸਤੀ ਅਤੇ ਅਖੰਡ _ਸੂਰਮੇ ਵੇਖੇ ਜਾਂਦੇ ਹਨ। _ਸੂਰਜ ਵਾਂਗ 
ਪ੍ਰਚੰਡ _ਤੇਜ _ਵਾਲੇ ਅਤੇ ਦੰਡ ਤੋਂ ਬਿਨਾ, ਉਨ੍ਹਾਂ `ਨੂੰ ਜਾਣਿਆ ਜਾਂਦਾ ਹੈ। ਜਗਤ ਵਿਚ ਜੋ 
ਅਜਿਤ _ਹਨ, (ਉਨ੍ਹਾਂ ਨੂੰ) ਪਵਿਤ੍ਰ _ਅੰਗ _(ਸ਼ਰੀਰ) _ਵਾਲਾ _ਸਮਝਿਆ ਜਾਂਦਾ _ਹੈ। _'ਅਕਾਮ” 
ਨਾਮ _ਵਾਲਾ (ਜੋ) ਯੋਧਾ _ਹੈ, _ਉਸ ਨੂੰ ਬਹੁਤ ਸੁੰਦਰ _ਮੌਨਿਆ ਜਾਂਦਾ _ਹੈ।੨੪੭। 


ਸੀ _ਦਸਮ-ਗ੍ਰੰਥ _ਸਾਹਿਬ 


ਅਕ੍ਰੋਧ ਜੋਧ ਕ੍ਰੋਧ ਕੈ ਬਿਰੋਧ ਸਜਿ ਹੈ ਜਬੈ। 
ਬਿਸਾਰਿ ਲਾਜ ਸੂਰਮਾ ਅਪਾਰ _ਭਾਜਿ ਹੈ _ਸਭੈ। 
ਅਖੰਡ ਦੇਹਿ ਜਾਸ ਕੀ ਪ੍ਰਚੰਡ ਰੂਪ _ਜਾਨੀਐ। 

ਸੁ ਲਜ ਨਾਮ ਸੂਰਮਾ ਸੁ ਮੰਤ੍ਰਿ ਤਾਸੁ ਮਾਨੀਐ। ੨੪੮। 
ਸੁ ਪਰਮ ਤਤ ਆਦਿ ਦੈ ਨਿਰਾਹੰਕਾਰ ਗਰਜਿ_ਹੈ। 
ਬਿਸੇਖ ਤੋਰ ਸੈਨ ਤੇ ਅਸੇਖ ਬੀਰ ਬਰਜਿ_ਹੈ। 

ਸਰੋਖ ਸੈਹਥੀਨ ਲੈ ਅਮੋਘ ਜੋਧ ਜੁਟਿ _ਹੈ। 

ਅਸੇਖ ਬੀਰ ਕਾਰਮਾਦਿ ਕ੍ਰਹੌਰ ਕਉਚ ਤੁਟ ਹੈ। ੨੪੯। 

ਨਰ _ਛੱਦ 

ਸਭਗਤਿ ਏਕ ਭਾਵਨਾ ਸੁ ਕ੍ਰੋਧ ਸੂਰ ਧਾਇ ਹੈ। 
ਅਸੇਖ ਮਾਰਤੰਡ ਜ੍ਯੋਂ _ਬਿਸੇਖ ਸੋਭ ਪਾਇ ਹੈ। 
ਸੰਘਾਰਿ ਸੈਣ ਸਤ੍ਹਵੀ ਜੁਝਾਰ ਜੋਧ ਜੁਟਿ ਹੈ। 

ਕਰੂਰ ਕੂਰ ਸੂਰਮਾ ਤਰਕ ਤੰਗ ਤੁਟਿ ਹੈ। ੨੫0। 
ਸਿਮਟਿ ਸੂਰ ਸੈਹਥੀ ਸਰਕਿ ਸਾਂਗ ਸੇਲ ਹੈ। 

ਦੁਰੰਤ ਘਾਇ ਝਾਲਿ ਕੈ ਅਨੰਤ ਸੈਣ ਪੇਲਿ ਹੈ। 
ਤਮਕਿ ਤੇਗ ਦਾਮਿਣੀ ਸੜਕਿ ਸੂਰ ਮਟਿ_ਹੈ। 
ਨਿਪਟਿ ਕਟਿ ਕੁਟਿ ਕੈ ਅਕਟ ਅੰਗ ਸਟਿ_ਹੈ। ੨੫੧। 


ਨਿਪਟਿ ਸਿੰਘ ਜ੍ਯੋਂ _ਪਲਟਿ ਸੂਰ ਸੇਲ ਬਾਹਿ_ਹੈ। 
ਬਿਸੇਖ ਬੂਥਨੀਸ ਕੀ ਅਸੇਖ ਸੈਣ ਗਾਹਿ ਹੈ। 

ਅਰੁਝਿ ਬੀਰ ਅਪ ਮਝਿ ਗਝਿ ਆਨਿ ਜੁਝਿ ਹੈ। 

ਬਿਸੇਖ ਦੇਵ ਦਈਤ ਜਛ ਕਿੰਨਰ ਕ੍ਰਿਤ ਬੁਝਿ ਹੈ। ੨੫੨। 


ਸਰਕਿ ਸੇਲ ਸੂਰਮਾ ਮਟਿਕ ਬਾਜ ਸੁਟਿ _ਹੈ। 

ਅਮੰਡ ਮੰਡਲੀਕ ਸੇ _ਅਫੁਟ ਸੂਰ ਫੁਟਿ ਹੈ। 

ਸੁ ਪ੍ਰੇਮ ਨਾਮ ਸੂਰ ਕੋ ਬਿਸੇਖ ਭੂਪ ਜਾਨੀਐ। 

ਸੁ ਸਾਖ ਤਾਸ ਕੀ ਸਦਾ ਤਿਹੂੰਨ ਲੋਕ _ਮਾਨੀਐ। ੨੫੩॥। 
ਅਨੂਪ ਰੂਪ ਭਾਨ ਸੋ ਅਭੂਤ ਰੂਪ ਮਾਨੀਐ। 

ਸੈਜੋਗ ਨਾਮ _ਸਤ੍ਹਹਾ ਸੁ ਬੀਰ ਤਾਸੁ _ਜਾਨੀਐ। 

ਸੁ ਸਾਂਤਿ ਨਾਮ ਸੂਰਮਾ ਸੁ ਅਉਰ ਏਕ _ਬੋਲੀਐ। 
ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਗ _ਤੋਲੀਐ। ੨੫੪। 
ਅਖੰਡ _ਮੰਡਲੀਕ ਸੋ ਪ੍ਰਚੰਡ ਰੂਪ _ਦੇਖੀਐ। 

ਸੁ ਕੋਪ ਸੁਧ ਸਿੰਘ ਕੀ ਸਮਾਨ ਸੂਰ ਪੇਖੀਐ। 

ਸੁ ਪਾਠ ਨਾਮ ਤਾਸ ਕੋ ਅਠਾਟ ਤਾਸੁ _ਭਾਖੀਐ। 
ਭਜ੍ਯੋ ਨ ਜੁਧ ਤੇ ਕਹੂੰ _ਨਿਸੇਸ ਸੂਰ _ਸਾਖੀਐ। ੨੫੫। 


ਰੁਦ੍ਰ ਅਵਤਾਰ ੩੫੭ 


'ਅਕ੍ਰੋਧ” (ਨਾਂ ਵਾਲਾ) ਯੋਧਾ ਜਦੋਂ ਕ੍ਰੋਧਿਤ ਹੋ ਕੇ _“ਬਿਰੋਧ” (ਯੁੱਧ) ਨੂੰ ਜਾਏਗਾ (ਤਦੋਂ) 
ਬੇਅੰਤ ਸੂਰਮੇ, _ਸਾਰੀ ਲਾਜ _ਮਰਯਾਦਾ ਨੂੰ ਭੁਲਾ _ਕੇ _ਭਜ _ਜਾਣਗੇ। _ਜਿਸ ਦੀ ਦੇਹ ਅਖੰਡ 


ਹੈ ਅਤੇ ਪ੍ਰਚੰਡ ਰੂਪ _ਵਾਲਾ ਜਾਣਿਆ ਜਾਂਦਾ ਹੈ, _ਉਹ _'ਲਜ” _(ਲਜਾ) ਨਾਮ _ਵਾਲਾ ਸੂਰਮਾ, 
ਉਸ _ਦਾ ਮੰਤਰੀ _ਮੰਨਿਆ _ ਜਾਂਦਾ _ਹੈ।੨੪੮। 


“ਪਰਮ _ਤੱਤ” ਆਦਿ (ਯੋਧੇ) ਤੋਂ ਲੈ ਕੇ “ਨਿਰਹੰਕਾਰ” (ਸਮੇਤ) _ਗਜਠਗੇ, ਵਿਸ਼ੇਸ਼ 
ਸੈਨਾ ਨੂੰ ਚਲਾ ਕੇ, ਬੇਅੰਤ ਸੂਰਮਿਆਂ ਨੂੰ ਰੋਕ ਦੇਣਗੇ। ਯੋਧੇ _ਕ੍ਰੋਧਿਤ ਹੋ ਕੇ _ਅਮੋਘ _ਬਰਛੀਆਂ 


(ਹੱਥ ਵਿਚ ਲੈ ਕੇ ਯੁੱਧ ਵਿਚ) ਜੁਟ _ਜਾਣਗੇ। ਬੇਅੰਤ ਯੋਧਿਆਂ ਦੇ _ਸਖਤ _ਧਨੁਸ਼ ਆਦਿ 
ਅਤੇ ਕਵਚ ਟੁਟ ਜਾਣਗੇ।੨੪੯। 
ਨਰਾਆ ਛੱ 

ਇਕ ਭਾਵਨਾ ਸਹਿਤ _'ਭਗਤਿ” (ਨਾਮ _ਵਾਲਾ) ਸੂਰਮਾ ਕ੍ਰੋਧਿਤ ਹੋਕੇ ਧਾਵਾ _ਕਰਦਾ 
ਹੈ। ਬੇਅੰਤ ਸੂਰਜਾਂ ਵਾਂਗ ਵਿਸ਼ੇਸ਼ ਸ਼ੋਭਾ ਪਾਉਂਦਾ ਹੈ। ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ 
ਸੂਰਮੇ ਯੁੱਧ ਵਿਚ ਜੁਟ ਜਾਂਦੇ ਹਨ। (ਉਸ ਵੇਲੇ) ਕਰੂਰ” ਅਤੇ 'ਕੂੜ” (ਨਾਂ ਵਾਲੇ) ਸੂਰਮਿਆਂ 
ਦੇ ਤੰਗ _ਤੜਕ ਕੇ ਟੁਟ ਜਾਂਦੇ _ਹਨ।੨੫0। 


(ਉਹ) ਸੂਰਮੇ ਸਿਮਟ ਕੇ ਅਤੇ (ਅਗੇ _ਵਲ) _ਸਰਕ _ਕੇ _ਸੈਹਥੀਆਂ ਅਤੇ _ਬਰਛੀਆਂ 
ਚਲਾਂਦੇ ਹਨ। _ਬਹੁਤ ਵੱਡੇ _ਘਾਓ ਸਹਿ ਕੇ ਬੇਅੰਤ ਸੈਨਾ ਨੂੰ ਅਗੇ ਧਕ ਦਿੰਦੇ ਹਨ। ਬਿਜਲੀ 
ਵਰਗੀ _ਚਮਕ _ਵਾਲੀ ਤਲਵਾਰ ਸੜਕ _ਕਰ ਕੇ ਸੂਰਮੇ ਤੁਰਤ ('ਮਟਿ”) (ਚਲਾਂਦੇ _ਹਨ)। 
(ਜਿਸ ਨਾਲ) ਨ ਕਟੇ ਜਾ ਸਕਣ ਵਾਲੇ ਅੰਗਾਂ ਨੂੰ ਬਿਲਕੁਲ ਕਟ ਕੁਟ ਕੇ ਸੁਟ ਦਿੰਦੇ 
ਹਨ।੨੫੧। 


ਬਿਲਕੁਲ _ਸ਼ੇਰ ਵਾਂਗ _ਪਲਟ _ਕੇ _ਸੂਰਮੇ _ਬਰਛੇ _ਚਲਾਂਦੇ _ਹਨ। _ ਵਿਸ਼ੇਸ਼ _ਸੈਨਾਪਤੀਆਂ 
('ਬੂਥਨੀਸ”) _ਦੀ ਬੇਅੰਤ ਸੈਨਾ ਨੂੰ ਦਲ ਦਿੰਦੇ ਹਨ। ਆਪਸ _ਵਿਚ _ਗੁਥਮ ਗੁੱਥਾ ਹੋ ਕੇ 
ਹਿੰਮਤ _('ਗਝਿ”) ਵਾਲੇ ਸੂਰਮੇ ਆ ਕੇ ਲੜਦੇ _ਹਨ। ਵਿਸ਼ੇਸ਼ ਤੌਰ ਤੇ ਦੇਵਤੇ, ਦੈਂਤ, ਯਕਸ਼ 
ਅਤੇ _ਕਿੰਨਰ _(ਉਨ੍ਹਾਂ ਦੀ) _ਕੀਰਤੀ _ ਨੂੰ ਸਮਝ _ ਲੈਂਦੇ _ਹਨ।੨੫੨। 


ਸੂਰਮਾ _ਬਰਛੇ ਨੂੰ _(ਅਗੇ _ਵਲ) _ਸਰਕਾਂਦਾ ਹੈ ਅਤੇ _ਮਟਕ _ਕੇ _ ਘੋੜੇ ਨੂੰ _ਭਜਾਂਦਾ 


ਹੈ। ਨ ਮੰਡੇ ਜਾ ਸਕਣ ਵਾਲੇ ਰਾਜੇ _('ਮੰਡਲੀਕ”) ਅਤੇ ਨ _ਫੁਟਣ ਵਾਲੇ ਸੂਰਮੇ ਫੁਟ 
ਹਨ। _ਉਸ 'ਪ੍ਰੋਮ” ਨਾਮ ਵਾਲੇ ਸੂਰਮੇ ਦਾ ਹੇ ਰਾਜਨ! ਵਿਸ਼ੇਸ਼ ਰੂਪ ਜਾਣਿਆ ਜਾਂਦਾ ਹੈ। 
ਉਸ ਦੀ ਸਾਖ _ਸਦਾ ਤਿੰਨਾਂ ਲੋਕਾਂ _ਵਿਚ _ਮੰਨੀ ਜਾਂਦੀ _ਹੈ। _੨੫੩। 


(ਜਿਸ ਦਾ) ਅਨੂਪ ਰੂਪ ਸੂਰਜ ਵਰਗਾ ਹੈ, ਉਸ ਨੂੰ ਤੱਤਾਂ ਤੋਂ ਰਹਿਤ ਰੂਪ ਮੰਨਿਆ 
ਜਾਂਦਾ _ਹੈ। _ਉਸ ਸੂਰਮੇ _ਦਾ _ਨਾਮ 'ਸੈਜੋਗ” ਹੈ ਜੋ ਵੈਰੀ ਮਾਰਨ _ਵਾਲਾ _ਜਾਣਿਆ ਜਾਂਦਾ 
ਹੈ। ਇਕ ਹੋਰ ਸਾਂਤਿ” ਨਾਮ ਦਾ ਸੂਰਮਾ ਕਿਹਾ ਜਾਂਦਾ ਹੈ, ਜਿਸ ਦਾ ਪ੍ਰਤਾਪ ਹਮੇਸ਼ਾ ਸਾਰੇ 
ਲੋਕਾਂ _ਵਿਚ _ ਵਿਚਾਰਿਆ _ ਜਾਂਦਾ _ਹੈ।੨੫੪। 


(ਜਿਸ _ਦਾ) ਰੂਪ ਅਖੰਡ _ਰਾਜੇ _('ਮੰਡਲੀਕ”) ਜਿਹਾ _ ਪ੍ਰਚੰਡ _ਵੇਖਿਆ ਜਾਂਦਾ _ਹੈ। 
(ਜਦੋਂ) ਉਹ ਕ੍ਰੋਧ ਕਰਦਾ ਹੈ ਤਾਂ (ਉਸ ਦਾ) ਰੂਪ ਨਿਰੋਲ ਸ਼ੇਰ ਵਰਗਾ ਦਿਸ ਪੈਂਦਾ ਹੈ। 
ਦਾ ਨਾਮ 'ਪਾਠ” ਹੈ ਅਤੇ ਉਸ ਨੂੰ _ਠਾਠ-ਰਹਿਤ ਕਿਹਾ ਜਾਂਦਾ ਹੈ। (ਉਹ) ਕਦੇ ਯੁੱਧ 
ਭਜਦਾ ਨਹੀਂ, _ਚੰਦੂਮਾ _ਅਤੇ ਸੂਰਜ _(ਇਸ _ਗੱਲ _ਦੇ) ਸਾਖੀ _ਹਨ।੨੫੫। 


ਘ& ਰਿ 


ਸੀ _ਦਸਮ-ਗ੍ਰੰਥ _ਸਾਹਿਬ 


ਸੁਕਰਮ ਨਾਮ _ਏਕ ਕੋ ਸੁਸਿਛ ਦੂਜ _ਜਾਨੀਐ। 
ਅਭਿਜ _ਮੰਡਲੀਕ ਸੋ ਅਛਿਜ ਤੇਜ _ਮਾਨੀਐ। 
ਸੁ ਕੋਪ ਸੂਰ ਸਿੰਘ ਜ੍ਯੋਂ _ਘਟਾ ਸਮਾਨ ਜੁਟਿ ਹੈ। 
ਦੁਰੰਤ ਬਾਜ ਬਾਜਿ ਹੈ ਅਨੰਤ ਸਸਤੁਰ ਛੁਟਿ ਹੈ। ੨੫੬। 
ਜਗਿ ਨਾਮ ਏਕ ਕੋ ਪੁਬੋਧ ਅਉਰ ਮਾਨੀਐ 
ਦਾਨ ਤੀਸਰਾ _ਹਠੀ ਅਖੰਡ _ਤਾਸੁ _ਜਾਨੀਐ। 
ਨੇਮ ਨਾਮ ਅਉਰ ਹੈ ਅਖੰਡ ਤਾਸੁ ਭਾਖੀਐ। 
ਜਗਤ ਜਾਸੁ _ਜੀਤਿਆ ਜਹਾਨ ਭਾਨੁ _ਸਾਖੀਐ। _੨੫੭। 
ਸਤੁ ਨਾਮ ਏਕ ਕੋ ਸੈਤੋਖ ਅਉਰ ਬੋਲੀਐ। 
ਤਪੁ ਨਾਮ _ਤੀਸਰੋਂ ਦਸੈਤੁ ਜਾਸੁ ਛੋਲੀਐ। 
ਜਾਪੁ ਨਾਮ ਏਕ ਕੋ ਪ੍ਰਤਾਪ ਆਜ ਤਾਸ ਕੋ। 
ਅਨੇਕ ਜੁਧ ਜੀਤਿ ਕੈ ਬਰਿਯੋ ਜਿਨੈ ਨਿਰਾਸ ਕੋ। ੨੫੮। 
ਛਪੀ ਛੰਦ 
ਅਤਿ ਪ੍ਰਚੰਡ ਬਲਵੰਡ ਨੇਮ ਨਾਮਾ ਇਕ ਅਤਿ _ਭਟ। 
ਪ੍ਰੇਮ ਨਾਮ ਦੂਸਰੋਂ ਸੂਰ _ਬੀਰਾਰਿ ਰਣੌਤਕਟ। 
ਸੰਜਮ ਏਕ _ਬਲਿਸਟਿ ਧੀਰ ਨਾਮਾ _ਚਤੁਰਥ _ਗਨਿ। 
ਪਰਾ ਣਯਾਮ _ਪੰਚਵੋ ਧਿਆਨ ਨਾਮਾ _ਖਸਟਮ _ਭਨਿ। 
ਜੋਧਾ ਅਪਾਰ _ਅਨਖੰਡ _ਸਤਿ ਅਤਿ ਪ੍ਰਤਾਪ ਤਿਹ _ਮਾਨੀਐ। 
ਸੁਰ ਅਸੁਰ ਨਾਗ ਗੰਧੂਬ ਧਰਮ ਨਾਮਾ ਜਵਨ ਕੋ _ਜਾਨੀਐ। ੨੫੯। 


(2੧1 ੨2੧ ੨੧ 


(2੧ ੨੧ ।੨੧ 


ਸੁਭਾਚਾਰ ਜਿਹ _ਨਾਮ _ਸਬਲ ਦੂਸਰ ਅਨੁਮਾਨੋ। 

ਬਿਕੁਮ _ਤੀਸਰੋ _ਸੁਭਟ ਬੁਧਿ ਚਤੁਰਥ ਜੀਅ ਜਾਨੋ। 

ਪੰਚਮ _ਅਨੁਰਕਤਤਾ ਛਠਮ _ਸਾਮਾਧ ਅਭੈ _ਭਟ। 

ਉਦਮ ਅਰੁ ਉਪਕਾਰ _ਅਮਿਟ ਅਨਜੀਤ _ਅਨਾਕਟ। 

ਜਿਹ _ਨਿਰਖਿ _ਸਤ੍ਹ ਤਜਿ _ਆਸਨਨਿ _ਬਿਮਨ _ਚਿਤ _ਭਾਜਤ _ਤਵਨ। 

ਬਲਿ ਟਾਰਿ ਹਾਰਿ ਆਹਵ ਹਠੀ ਅਠਟ _ਠਾਟ ਭੁਲਤ _ਗਵਨ। _੨੬0। 
ਤਮ ਛੰਦ 

ਸੁ ਬਿਚਾਰ ਹੈ ਭਟ ਏਕ। ਗੁਨ ਬੀਚ ਜਾਸੁ ਅਨੇਕ। 

ਸੈਜੋਗ ਹੈ ਇਕ _ਅਉਰ। ਜਿਨਿ ਜੀਤਿਆ ਪਤਿ _ਗਉਰ। _੨੬੧। 


ਇਕ ਹੋਮ ਨਾਮ ਸੁ ਬੀਰ। ਅਰਿ ਕੀਨ ਜਾਸੁ ਅਧੀਰ। 
ਪੂਜਾ ਸੁ ਅਉਰ _ਬਖਾਨ। ਜਿਹ ਸੋਨ _ਪਉਰਖੁ _ਆਨਿ। ੨੬੨। 
ਅਨੁਰਕਤਤਾ ਇਕ _ਅਉਰ। _ਸਭ _ਸੁਭਟ ਕੋ ਸਿਰ ਮਉਰ। 
ਬੇਰਕਤਤਾ ਇਕ _ਆਨ। ਜਿਹ ਸੋ ਨ ਆਨ ਪ੍ਧਾਨ। ੨੬੩। 


ਰੁਦੂ ਅਵਤਾਰ ੩੫੯ 


ਇਕ ਦਾ ਨਾਮ ਕਰਮ” ਹੈ ਅਤੇ ਦੂਜੇ ਦਾ _'ਸਿਛ` ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ 
ਨ _ਭਿਜਣ ਵਾਲੇ ਰਾਜੇ _('ਮੰਡਲੀਕ”) ਜਿਹੇ ਅਤੇ _ਨ _ਛਿਜਣ ਵਾਲੇ ਤੇਜ ਵਾਲੇ ਮੰਨਿਆ 
ਜਾਂਦਾ ਹੈ। _ਉਹ ਸੂਰਮੇ ਸ਼ੇਰ ਵਾਂਗ ਕ੍ਰੋਧ ਕਰਦੇ ਹਨ ਅਤੇ _ਘਟਾਵਾਂ ਦੇ ਸਮਾਨ (ਯੁੱਧ ਵਿਚ) 
ਜੁਟ ਜਾਂਦੇ _ਹਨ। _ (ਉਸ ਵੇਲੇ) ਬੇਅੰਤ _ਵਾਜੇ _ਵਜਦੇ _ਹਨ ਅਤੇ ਅਨੰਤ ਸ਼ਸਤ੍ਰ _ਛੁਟਦੇ 
ਹਨ।੨੫੬। 

ਇਕ ਯੋਧੇ ਦਾ ਨਾਮ _'ਜਗ”_ਹੈ ਅਤੇ ਦੂਜੇ ਦਾ (ਨਾਮ) 'ਪ੍ਰਬੋਧ” ਮੰਨਿਆ ਜਾਂਦਾ ਹੈ। 
ਤੀਜੇ ਹਠੀ (ਦਾ ਨਾਮ) 'ਦਾਨ” ਹੈ, ਜਿਸ ਨੂੰ ਅਖੰਡ ਜਾਣਿਆ ਜਾਂਦਾ ਹੈ। “ਨੇਮ” ਇਕ ਹੋਰ 
ਦਾ ਨਾਮ ਹੈ, ਜਿਸ ਨੂੰ ਵੀ ਅਖੰਡ ਕਿਹਾ ਜਾਂਦਾ ਹੈ। ਜਿਸ ਨੇ ਸਾਰੇ ਜਗਤ ਨੂੰ ਜਿਤ 
ਹੈ। (ਸਾਰਾ) _ਸੰਸਾਰ _ਅਤੇ ਸੂਰਜ _ (ਇਸ _ਦੇ) ਗਵਾਹ _ਹਨ।੨੫੭। 

ਇਕ ਦਾ ਨਾਮ ਸਤ” ਹੈ ਅਤੇ ਦੂਜੇ ਦਾ ਨਾਂ _'ਸੈਤੋਖ` ਕਿਹਾ ਜਾਂਦਾ ਹੈ। ਤੀਜੇ 
ਨਾਮ _'ਤਪ? ਹੈ ਜਿਸ ਦਾ (ਯਸ਼) ਦੇਸ ਦੇਸਾਂਤਰਾਂ ਵਿਚ ਪਸਰਿਆ ਹੋਇਆ ਹੈ। ਇਕ 
ਨਾਮ _'ਜਾਪ” ਹੈ ਜਿਸ ਦਾ ਅਜ (ਸਭ ਪਾਸੇ) _ਪੁਤਾਪ ਹੈ। ਜਿਸ ਨੇ ਅਨੇਕਾਂ ਯੁੱਧ 
ਕੇ _'ਨਿਰਾਸ” (ਆਸ ਦੇ ਤਿਆਗ) ਨੂੰ _ਵਰ _ਲਿਆ _ਹੈ।੨੫੮। 
ਛਪੀ ਛੰਦ 

ਬਹੁਤ _ਪੁਚੰਡ _ਤੇਜ _ਵਾਲਾ _'ਨੇਮ” ਨਾਂ ਦਾ ਇਕ ਯੋਧਾ _ਹੈ। ਦੂਜੇ ਯੋਧੇ ਦਾ ਨਾਮ 
“ਪ੍ਰੇਮ ਹੈ ਜੋ ਸੂਰਮਿਆਂ ਦਾ ਵੈਰੀ ਅਤੇ ਯੁੱਧ _ਵਿਚ ਪ੍ਰਬਲ _ਹੈ। _ਇਕ _'ਸੰਜਮ” ਨਾਮ ਦਾ 
ਹੋਰ ਬਲਵਾਨ _ਹੈ ਅਤੇ ਚੌਥਾ _ਨਾਮ _ ਧੀਰ” (ਧੀਰਜ) _ਦਾ ਗਿਣਿਆ ਜਾਂਦਾ _ਹੈ। ਪੰਜਵੇਂ 
ਦਾ ਨਾਮ ਪ੍ਰਾਣਾਯਾਮ” ਅਤੇ ਛੇਵੇਂ ਦਾ ਨਾਮ “ਧਿਆਨ” ਹੈ। ਸੱਤਵੇਂ ਨ ਖੰਡਿਤ ਹੋਣ ਵਾਲੇ, 
ਨਾਮ _ਨਾਲ ਜਾਣਦੇ _ਹਨ।੨੫੯। 

'ਸੁਭਾਚਾਰ“ ਜਿਸ ਦਾ ਨਾਮ ਹੈ ਅਤੇ ਦੂਜਾ ਬਲਵਾਨ _'ਅਨੁਮਾਨ” ਹੈ। ਤੀਜਾ “ਬਿਕਰਮ” 
ਹੈ, ਚੌਥਾ ਸੂਰਮਾ ਬੁਧਿ” ਮਨ ਵਿਚ ਜਾਣ _ਲਵੋ। ਪੰਜਵਾਂ _'ਅਨੁਰਕਤਤਾ” ਅਤੇ ਛੇਵਾਂ _'ਸਾਮਾਧ” 


ਰੰ 


(ਸਮਾਧੀ) ਨਿਡਰ ਯੋਧੇ ਹਨ। “ਉਦਮ” ਅਤੇ “ਉਪਕਾਰ” (ਨਾਮ ਵਾਲੇ ਯੋਧੇ) ਨ ਮਿਟਣ ਵਾਲੇ, 
ਨ ਜਿਤੇ ਜਾ ਸਕਣ ਵਾਲੇ ਅਤੇ ਨ ਕਟੇ ਜਾ ਸਕਣ ਵਾਲੇ _ਹਨ। ਜਿਨ੍ਹਾਂ ਨੂੰ ਵੇਖ ਕੇ ਵੈਰੀ 
ਆਸਣਾਂ ਨੂੰ ਛਡ ਕੇ ਬੁਝੇ ਹੋਏ ਮਨ ਨਾਲ ਉਥੋਂ ਭਜ ਜਾਂਦੇ `ਹਨ। _ਹਠੀ ਸੂਰਮੇ ਬਲ _ਛਡ 


ਕੇ, ਯੁੱਧ ਵਿਚ ਹਾਰ ਮੌਨ ਕੇ ਅਠਮਿਥੇ ਠਾਠ ਭੂਲ ਕੇ ਚਲੇ ਜਾਂਦੇ ਹਨ।੨੬0। 
ਤੌਮਰ ਛੰਦ 
ਸੁਰਮਾ ਹੈ, ਜਿਸ ਵਿਚ ਅਨੇਕ ਗੁਣ _ਹਨ। ਇਕ ਹੋਰ 
ਦੇ ਪਤੀ ਜਿਤ _ਲਿਆ _ਸੀ।੨੬੧। 
ਇਕ ਹੋਮ” ਨਾਮ ਦਾ ਯੋਧਾ ਹੈ ਜਿਸ ਨੇ ਵੈਰੀਆਂ ਧੀਰਜ-ਰਹਿਤ ਕਰ _ਲਿਆ 
ਹੈ। ਇਕ ਹੋਰ _'ਪੂਜਾ” ਨਾਮ _ਵਾਲਾ (ਯੋਧਾ) ਕਿਹਾ ਜਾਂਦਾ ਹੈ, _ਜਿਸ _ਵਰਗੀ ਹੋਰ ਕਿਸੇ 
ਵਿਚ _ ਸ਼ਕਤੀ ਨਹੀਂ _ਹੈ।੨੬੨। 
ਇਕ _ਹੋਰ _'ਅਨੁਰਕਤਤਾ” (ਨਾਮ _ਵਾਲਾ _ਸੂਰਮਾ) ਹੈ, _ਜੋ ਸਾਰਿਆਂ ਸੂਰਮਿਆਂ ਦਾ 
ਸ਼ਿਰੋਮਣੀ ਹੈ। ਇਕ _ਹੋਰ _“ਬੇਰਕਤਤਾ” (ਨਾਮ _ਵਾਲਾ ਸੂਰਮਾ) ਹੈ ਜਿਸ ਵਰਗਾ ਹੋਰ (ਕੋਈ) 
ਪ੍ਰਧਾਨ (ਯੋਧਾ) _ਨਹੀਂ__ਹੈ।੨੬੩। 


ਰੰ 
02੧੨ ੧੨੧ 


੩੬0 


ਸੀ _ਦਸਮ-ਗ੍ਰੰਥ _ਸਾਹਿਬ 


ਸਤਸੰਗ ਅਉਰ _ਸੁਬਾਹ। ਜਿਹ ਦੇਖ ਜੁਧ ਉਛਾਹ। 
ਭਟ ਨੇਹ ਨਾਮ _ਅਪਾਰ। ਬਲ _ਜਉਨ ਕੋ _ਬਿਕਰਾਰ। ੨੬੪। 


ਇਕ ਪ੍ਰੀਤਿ ਅਰੁ ਹਰਿ ਭਗਤਿ। ਜਿਹ ਜੋਤਿ ਜਗਮਗ _ਜਗਤਿ। 
ਭਟ ਦਤ ਮਤ _ਮਹਾਨ। ਸਬ _ਠਉਰ ਮੈ ਪਰਧਾਨ। ੨੬੫। 


ਇਕ ਅਕ੍ਰਧ ਅਉਰ ਪ੍ਰਬੋਧ। ਰਣ ਦੇਖਿ ਕੈ ਜਿਹ ਕ੍ਰੋਧ। 
ਇਹ ਭਾਤਿ ਸੈਨ ਬਨਾਇ। ਦੁਹੁ _ਦਿਸਿ _ਨਿਸਾਨ ਬਜਾਇ। _੨੬੬। 


ਦੰਹਰ” 
ਇਹ ਬਿਧਿ ਸੈਨ ਬਨਾਇ ਕੈ ਚੜੇ _ਨਿਸਾਨ ਬਜਾਇ। 
ਜਿਹ ਜਿਹ ਬਿਧਿ ਆਹਵ ਮਚ੍ਯੋ _ਸੋ_ਸੋ_ਕਹਤ _ਸੁਨਾਇ। ੨੬੭। 
ਨੀ ਭਗਵਤੀ ਛੰਦ 
ਕਿ ਸੰਬਾਹ ਉਠੇ। ਕਿ ਸਾਵੰਤ ਜੁਟੇ। 
ਕਿ ਨੀਸਾਣ ਹੁਕੇ। ਕਿ ਬਾਜੰਤੁ ਧੁਕੇ। ੨੬੮। 
ਕਿ ਬੰਬਾਲ ਨੇਜੇ। _ਕਿ ਜੰਜ੍ਹਾਲ ਤੇਜੇ। 
ਕਿ ਸਾਵੰਤ ਦਢੂਕੇ। ਕਿ ਹਾ ਹਾਇ ਕੂਕੇ। ੨੬੯। 
ਕਿ ਸਿੰਧੂਰ ਗਜੇ। ਕਿ ਤੰਦੂਰ ਬਜੇ। 
ਕਿ ਸੰਬਾਹ ਜੁਟੇ। ਕਿ ਸੰਨਾਹ ਫੁਟੇ। ੨੭0। 
ਕਿ ਡਾਕੰਤ ਡਉਰੂ। ਕਿ ਭ੍ਰਾਮੰਤ ਭਉਰੂ। 
ਕਿ ਆਹਾੜਿ ਡਿਗੇ। ਕਿ ਰਾਕਤੂ _ਭਿਗੇ। ੨੭੧। 
ਕਿ ਚਾਮੁੰਡ ਚਰਮੰ। ਕਿ ਸਾਵੰਤ ਧਰਮੰ। 
ਕਿ ਆਵੰਤ ਜੁਧੈ। ਕਿ ਸਾਨਧ _ਬਧੈ। ੨੭੨। 
ਕਿ ਸਾਵੰਤ ਸਜੇ। ਕਿ ਨੀਸਾਣ ਬਜੇ। 
ਕਿ ਜੰਜ੍ਹਾਲ ਕ੍ਰੋਧੈ। ਕਿ ਬਿਸਾਰਿ ਬੋਧੈ। ੨੭੩। 


ਵੇ 


ਕਿ ਆਹਾੜ _ਮਾਨੀ। ਕਿ _ਜ੍ਯੋਂ _ਮਛ _ਪਾਨੀ। 

ਕਿ ਸਸਤ੍ਰਾਸਤੂ _ਬਾਹੈ। ਕਿ ਜ੍ਯੋਂ ਜੀਤ ਚਾਹੈ। ੨੭੪। 
ਕਿ ਸਾਵੰਤ ਸੋਹੇ। ਕਿ ਸਾਰੰਗ ਰੋਹੇ। 

ਕਿ ਸਸਤ੍ਰਾਸਤੁ _ਬਾਹੇ। _ਭਲੇ ਸੈਣ ਗਾਹੇ। ੨੭੫। 


ਕਿ ਭੈਰਉ ਭਭਕੈ। _ਕਿ ਕਾਲੀ ਕੁਹਕੇ। 
ਕਿ ਜੋਗਨ ਜੁਟੀ। ਕਿ ਲੈ ਪਤ ਟੁਟੀ। ੨੭੬। 


ਰੁਦੂ ਅਵਤਾਰ ੩੬੧ 


(ਇਕ) ਹੋਰ _'ਸਤਸੰਗ” (ਨਾਮ _ਵਾਲਾ) ਯੋਧਾ ਹੈ ਜਿਸ ਵਿਚ ਯੁੱਧ ਲਈ ਉਤਸਾਹ 
ਵੇਖਿਆ ਜਾਂਦਾ ਹੈ। (ਇਕ ਹੋਰ) ਨੇਮ” ਨਾਮ ਵਾਲਾ ਅਪਾਰ ਯੋਧਾ ਹੈ ਜਿਸ ਵਿਚ ਭਿਆਨਕ 
ਬਲ ਹੈ।੨੬੪। 

ਇਕ ਪ੍ਰੀਤਿ” ਅਤੇ (ਦੂਜਾ) “ਹਰਿ-ਭਗਤਿ” (ਨਾਮ ਵਾਲੇ ਯੋਧੇ ਹਨ) ਜਿਨ੍ਹਾਂ ਦੀ ਜੋਤਿ 
ਜਗਤ ਵਿਚ _ਜਗ ਮਗ _ਕਰ ਰਹੀ ਹੈ। (ਇਕ ਹੋਰ) ਮਹਾਨ ਮਤ ਵਾਲਾ _'ਦਤਮਤ? (ਨਾਮ 
ਵਾਲਾ ਯੋਧਾ _ਹੈ) ਜੋ _ਸਭ ਥਾਂਵਾਂ _ਵਿਚ _ਪੁਧਾਨ _ਹੈ।੨੬੫। 

ਇਕ _'ਅਕੂਧ” ਅਤੇ ਦੂਜਾ _'ਪ੍ਰਬੋਧ” (ਨਾਮ _ਵਾਲੇ ਯੋਧੇ ਹਨ) ਜਿਨ੍ਹਾਂ ਨੂੰ _ਰਣ-ਭੂਮੀ 
ਵੇਖ ਕੇ ਕ੍ਰੋਧ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਦੀ ਸੈਨਾ ਬਣਾ ਕੇ ਦੋਹਾਂ ਪਾਸੇ _ਧੌਂਸੇ _ਵਜਣ 
ਲਗੇ ਹਨ।੨੬੬। 
ਦੰਹਰ” 

ਇਸ ਤਰ੍ਹਾਂ ਸੈਨਾ ਤਿਆਰ ਕਰ ਕੇ 


ਧੌਂਸੇ ਵਜਾ ਕੇ ਚੜ੍ਹ _ਪਏ _ਹਨ। ਜਿਸ ਜਿਸ 
ਤਰ੍ਹਾਂ ਦਾ ਯੁੱਧ ਹੋਇਆ ਹੈ, ਉਹ ਉਹ ਕਹਿ ਕੇ 


ਸੁਣਾਉਂਦਾ _ਹਾਂ।੨੬੭। 


ਯੋਧੇ _ਉਠ ਪਏ _ਹਨ _(ਅਰਥਾਂਤਰ- _ਵਿਵਾਦ _ਛਿੜ _ਪਿਆ ਹੈ), ਬਲਵਾਨ ਸੂਰਮੇ 
(ਯੁੱਧ _ਵਿਚ) ਜੁਟ ਗਏ _ਹਨ। _ਧੌਂਸੇ _ਗੂੰਜਦੇ ਹਨ, ਵਾਜੇ _ਧੁਕ _ਧੁਕ _ਕਰਦੇ _ਹਨ।੨੬੮। 

ਨੇਜ਼ਿਆਂ ਦੇ _ਬੰਬਲ _ (ਅਰਥਾਤ _ਝਾਲਰਾਂ) _ਔੱਗ _ ਦੀਆਂ ਪ੍ਰਚੰਡ _ਲਾਟਾਂ _(ਮਾਲੂਮ 
ਹੁੰਦੀਆਂ ਹਨ)। ਸੂਰਮੇ (ਇਕ ਦੂਜੇ ਦੇ ਨੇੜੇ) ਢੁਕ ਰਹੇ ਹਨ ਅਤੇ (ਮੂੰਹ ਤੋਂ) “ਹਾ ਹਾਇ” 
ਕੂਕ ਰਹੇ _ਹਨ।੨੬੯। 

ਸਿੰਧੂਰੇ ਹੋਏ (ਹਾਥੀ) _ਗਜਦੇ ਹਨ, ਛੋਟੇ ਢੋਲ _ਵਜਦੇ ਹਨ, ਯੋਧੇ (ਆਪਸ _ਵਿਚ) 
ਜੁਟ ਗਏ ਹਨ, ਕਵਚ ਫੁਟ ਰਹੇ _ਹਨ।੨੭0। 

ਡੌਰੇ ਡਕ ਡਕ ਕਰ ਕੇ ਬੋਲਦੇ ਹਨ, ਘੋੜੇ _('ਭਉਰੂ”) ਭਰਮਦੇ ਫਿਰਦੇ _ਹਨ। _ਯੁੱਧ- 
ਭੂਮੀ _ਵਿਚ (ਸੂਰਮੇ) _ਡਿਗ _ਰਹੇ ਹਨ, _ਲਹੂ _ਨਾਲ _ਭਿਜੇ _ਹੋਏ _ਹਨ।੨੭੧। 

ਚਾਮੁੰਡਾ (ਦੇਵੀ ਨੂੰ) ਢਾਲ _ਬਣਾ ਕੇ (ਅਰਥਾਤ _ਉਸ _ਦੀ _ਸਰਪੁਸਤੀ ਪ੍ਰਾਪਤ _ਕਰ 
ਕੇ) ਸ਼ੂਰਵੀਰ ਆਪਣਾ _ਧਰਮ (ਨਿਭਾਉਂਦੇ ਹਨ), ਸ਼ਸਤ੍ਰ _ਸਜਾ ਕੇ _ਯੁੱਧ-ਭੂਮੀ ਵਿਚ ਆਉਂਦੇ 
ਹਨ।੨੭੨। 

ਮਹਾਨ ਯੋਧੇ _(ਸ਼ਸਤ੍ਰਾਂ ਨਾਲ ਪੂਰੀ ਤਰ੍ਹਾਂ) ਸਜੇ _ਹੋਏ ਹਨ, ਨਗਾਰੇ ਵਜਦੇ ਹਨ, ਕ੍ਰੋਧ 
ਰੂਪ ਜਵਾਲਾ _ (ਦੀਆਂ _ ਲਪਟਾਂ _ਨਿਕਲਦੀਆਂ _ ਹਨ) _ਜਿਸ _ਨਾਲ _ ਅਕਲ _ ਗਵਾਚ _ ਜਾਂਦੀ 
ਹੰ।੨੭੩। 

(ਯੋਧੇ) ਯੁੱਧ ਨੂੰ (ਇੰਜ) ਮੰਨਦੇ ਹਨ ਜਿਉਂ ਮੌਂਛੀ ਪਾਣੀ (ਨੂੰ ਮੰਨਦੀ ਹੈ)। ਸ਼ਸਤ੍ਰ 
ਅਤੇ _ਅਸਤੁ _ ਚਲਾਉਂਦੇ _ਹਨ ਜਿਵੇਂ ਕਿ _ਜਿਤ ਚਾਹੁੰਦੇ _ਹਨ।੨੭੪। 

ਸੂਰਵੀਰ (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ (ਮਾਨੋ) ਸ਼ੇਰ ਗੁੱਸੇ ਵਿਚ ਹੋਵੇ। ਸ਼ਸਤ੍ਰ 


ਅਤੇ _ਅਸਤੂ ਚਲਾਉਂਦੇ _ਹਨ _ਅਤੇ _ਚੌਗੀ ਤਰ੍ਹਾਂ _ਨਾਲ _ਸੈਨਾ ਨੂੰ ਗਾਹ _ਰਹੇ _ਹਨ।੨੭੫। 


ਭੈਰੋਂ _ਭਭਕ _ਰਿਹਾ _ਹੈ। _ਕਾਲੀ _ਕਿਲਕਾਰੀਆਂ ਮਾਰਦੀ _ਹੈ। _ਜੋਗਣਾਂ _ਜੁਟੀਆਂ ਹੋਈਆਂ 
ਹਨ ਅਤੇ _(ਖੋਪਰੀਆਂ _ਦੇ) ਬਰਤਨ _ਨਾਲ ਟੁਟ ਕੇ ਪੈ ਗਈਆਂ _ਹਨ।੨੭੬। 


੩੬੨ 


ਸੀ _ਦਸਮ-ਗ੍ੰਥ _ਸਾਹਿਬ 


ਦੇਵੀ ਦਮਕੇ। ਕਿ ਕਾਲੀ ਕੁਹਕੇ। 

ਭੈਰੋ ਭਕਾਰੈ। ਕਿ ਡਉਰੂ _ਡਕਾਰੈ। ੨੭੭ 

ਬਹੁ _ਸਸਤ੍ਰ _ਬਰਖੇ। ਕਿ _ਪਰਮਾਸਤ੍ਰ _ਕਰਖੇ 
ਦਈਤਾਸਤੂੁ _ਛੁਟੇ। ਦੇਵਾਸਤ੍ਰ ਮੁਕੇ। ੨੭੮। 
ਸੈਲਾਸਤੁ _ਸਾਜੇ। ਕਿ _ਪਉਨਾਸਤੁ _ਬਾਜੇ। 
ਮੇਘਾਸਤ੍ _ਬਰਖੇ। ਕਿ _ਅਗਨਾਸਤ੍ਰ _ਕਰਖੇ। ੨੭੯। 
ਹੌਸਾਸਤੂ ਛੁਟੇ। ਕਿ ਕਾਕਸਤੂ ਤੁਟੇ 

ਮੇਘਾਸਤ੍ਰ _ਬਰਖੇ। _ਕਿ _ਸੂਕ੍ਰਾਸਤੂ _ਕਰਖੇ। ੨੮0। 
ਸਾਵੰਤ _ਸਜੇ। _ਕਿ _ਬ੍ਯੋਮਾਸਤ੍ਰ _ਗਜੇ। 

ਜਛਾਸਤੁ ਛੁਟੇ। ਕਿ ਕਿੰਨ੍ਹਾਸਤ੍ੁ ਮੁਕੇ। ੨੮੧ 
ਗੰਧ੍ਰਾਬਸਾਤ _ਬਾਹੈ। ਕਿ ਨਰ _ਅਸਤੁ _ਗਾਹੈ। 
ਚੰਚਾਲ ਨੈਣੈ। ਕਿ ਸੈਮਤ ਬੈਣੈ। ੨੮੨। 


ਆਹਾੜਿ _ਡਿਗੈ। ਕਿ ਆਰਕਤ ਭਿਗੈ। 
ਸਸਤ੍ਰਾਸਤੂ _ਬਜੇ। _ਕਿ ਸਾਵੰਤ _ਗਜੇ। ੨੮੩ 


ਸ਼ ਜ਼ ਜ਼ ਜ਼ੰ ਗੰ ਜ਼ੰਗ਼ੰ ਜ਼ ਗੰ ਕ਼ੰਗ਼ੰ ਜੰਗੀ ਜ਼ਰਾ ਗ਼ 


ਆਵਰਤ ਹੂਰੈ। ਕਿ ਸਾਵਰਤ ਪੂਰੈ। 
ਫਿਰੀ ਐਣ ਗੈਣੰ। ਕਿ ਆਰਕਤ ਨੈਣੈ। ੨੮੪ 
ਕਿ ਪਾਵੰਗ ਪੁਲੇ। _ਕਿ _ਸਰਬਾਸਤ੍ਰ _ਖੁਲੇ। 
ਕਿ ਹੰਕਾਰਿ ਬਾਹੈ। ਅਧੈ ਅਧਿ ਲਾਹੈ। ੨੮੫। 


ਛੁਟੀ ਈਸ _ਤਾਰੀ। ਕਿ ਸੰਨ੍ਯਾਸ _ਧਾਰੀ। 
ਕਿ ਗੰਧਰਬ ਗਜੇ। _ਕਿ ਬਾਦ੍ਰਿਤ ਬਜੇ। ੨੮੬ 


ਕਿ ਪਾਪਾਸਤ੍ਰ _ਬਰਖੇ। ਕਿ _ਧਰਮਾਸਤ੍ਰ _ਕਰਖੇ 
ਅਰੋਗਾਸਤ੍ਰ ਛੁਟੇ। ਸੁ _ਭੋਗਾਸਤੁ _ਸੁਟੇ। ੨੮੭। 
ਬਿਬਾਦਾਸਤੁ _ਸਜੇ। _ਬਿਰੋਧਾਸਤੁ _ਬਜੇ। 

ਕੁਮੰਤ੍ਰਾਸਤ੍ ਛੁਟੇ। ਸਮੁੰਤ੍ਰਾਸਤੁ ਟੁਟੇ। ੨੮੮। 

ਕਿ ਕਾਮਾਸਤੁ ਛੁਟੇ। ਕਰੋਧਾਸਤੁ _ਤੁਟੇ। 

ਬਿਰੋਧਾਸਤ੍ _ਬਰਖੇ। _ਬਿਮੋਹਾਸਤੁ _ਕਰਖੇ। ੨੮੯। 
ਚਰਿਤ੍ਰਾਸਤੁ ਛੁਟੇ। ਕਿ ਮੋਹਾਸਤੂ ਜੁਟੇ 

ਕਿ ਤ੍ਰਾਸਾਸਤੁੂ _ਬਰਖੇ। _ਕਿ_ਕ੍ਰੋਧਾਸਤੂ _ਕਰਖੇ। ੨੯0। 


ਰੁਦੂ ਅਵਤਾਰ ੩੬੩ 


ਦੇਵੀ _ਲਿਸ਼ਕਦੀ ਹੈ, _ਕਾਲੀ _ਕਿਲਕਾਰੀਆਂ ਮਾਰਦੀ _ਹੈ। _ਭੈਰੋਂ ਲਲਕਾਰ _ਰਹੀ ਹੈ, 
ਡੌਰੂ ਡੁਕ ਡੁਕ ਕਰ ਕੇ ਵਜ ਰਹੇ ਹਨ।੨੭੭। 


੮ 


ਬਹੁਤ _ਸ਼ਸਤ੍ਰਾਂ ਦੀ _ਬਰਖਾ ਹੋ ਰਹੀ ਹੈ, _ਪਰਮ _ਅਸਤ੍ਰ _(ਧਨੁਸ਼ _ਬਾਣ) ਖਿਚੇ ਜਾ 
ਰਹੇ _ਹਨ। ਦੈਂਤ ਅਸਤ _ਚਲ _ਰਹੇ ਹਨ, _ਦੇਵ _ਅਸਤੁ _ਮੁਕ _ਗਏ _ਹਨ।੨੭੮। 

(ਸੂਰਮਿਆਂ ਨੇ) ਸੈਲ (ਪੱਥਰ) _ਅਸਤੁ _ਸਜਾ ਲਏ ਹਨ, ਹਵਾ ਦੇ ਅਸਤ ਚਲ ਰਹੇ 
ਹਨ, ਮੇਘ ਅਸਤ _ਵਰ੍ਹ ਰਹੇ ਹਨ, _ਅਗਨ _ਅਸਤ੍ਹਾਂ ` ਨੂੰ ਖਿਚਿਆ _ਜਾ ਰਿਹਾ _ਹੈ।੨੭੯ 

ਹੰਸ ਅਸਤ੍ਰ ਛੁਟ ਰਹੇ ਹਨ, _ਕਾਕ _ਅਸਤ੍ਰ ਟੁਟ ਰਹੇ ਹਨ, ਮੇਘ ਅਸਤੂ _ਵਰ੍ਹ ਰਹੇ 
ਹਨ, ਸੂਕੂ ਅਸਤ _ਖਿਚੇ _ਜਾ ਰਹੇ _ਹਨ।੨੮0। 

ਸਾਵੰਤ ਸਜੇ _ਹੋਏ ਹਨ, ਆਕਾਸ਼ ਵਿਚ _ਅਸਤੁ _ਗਜ _ਰਹੇ ਹਨ, _ਯਕਸ਼ ਅਸਤ _`ਚਲ 
ਰਹੇ ਹਨ, _ ਕਿੰਨਰ _ ਅਸਤ _ਮੁਕ _ਗਏ _ਹਨ।੨੮੧। 

ਗੰਧਰਬ ਅਸਤ _ਚਲਾਏ ਜਾ ਰਹੇ ਹਨ, ਨਰ _ਅਸਤ੍ਹਾਂ ਨੂੰ _ਗਾਹਿਆ ਜਾ ਹੈ, 
(ਯੋਧਿਆਂ ਦੀਆਂ) ਅੱਖਾਂ _ਚੰਚਲ _ਹੋ__ਰਹੀਆਂ _ਹਨ, ਸ਼ਰਾਬ _ਦੇ ਨਸ਼ੇ ਵਿਚ ਬੋਲ _ਰਹੇ 
ਹਨ।੨੮੨। 

ਰਣ-ਭੂਮੀ ਵਿਚ (ਸੂਰਮੇ) ਡਿਗ ਰਹੇ ਹਨ, _(ਲਹੂ _ਦੀ) ਲਾਲੀ _ਨਾਲ _ਗੜੂਚ _ਹਨ, 
ਸ਼ਸਤ੍ੁ _ਅਤੇ _ਅਸਤ੍ਰ _(ਆਪਸ _ਵਿਚ) _ਵਜ ਰਹੇ ਹਨ, ਸੂਰਮੇ _ਗਜ _ਰਹੇ _ਹਨ।੨੮੩। 

ਹੂਰਾਂ (ਯੋਧਿਆਂ ਨੂੰ) ਘੇਰਾ _ਪਾ ਰਹੀਆਂ _ਹਨ, _ਕਤਲਗਾਹ _('ਸਾਵਰਤ”) ਭਰ _ਗਈ 
ਹੈ, (ਅਰਥਾਂਤਰ - ਸੂਰਮਿਆਂ ਨੂੰ ਪੂਰੀ ਤਰ੍ਹਾਂ ਹੂਰਾਂ ਨੇ ਘੇਰ ਲਿਆ ਹੈ), (ਹੂਰਾਂ) ਸਾਰੇ ਆਕਾਸ਼ 
ਵਿਚ ਘੁੰਮ ਰਹੀਆਂ _ਹਨ। _ ਉਨ੍ਹਾਂ ਦੀਆਂ _ ਅੱਖਾਂ (ਪ੍ਰੇਮ _ਰੰਗ _ਵਿਚ) _ਲਾਲ _ਹਨ।੨੮੪ 

ਪੌਣ _ਦੀ _ਗਤੀ ਵਾਲੇ ਘੋੜੇ _('ਪਾਵੈਗ”) _ਕੁਦ ਰਹੇ ਹਨ, _ਸਾਰੇ _ਅਸਤ੍ਰ ਖੁਲ੍ਹ _ਗਏ 
ਹਨ। ਹੰਕਾਰ ਨਾਲ ਭਰੇ ਹੋਏ (ਸੂਰਮੇ) _ਚਲਾਂਦੇ ਹਨ, (ਦੁਸ਼ਮਨ ਨੂੰ) ਅਧੋ ਅਧ _ਵਢ _ਸੁਟਦੇ 
ਹਨ।੨੮੫। 

ਸ਼ਿਵ ਦੀ ਸਮਾਧੀ ਖੁਲ੍ਹ _ਗਈ ਹੈ ਜਿਸ ਨੇ _ਸੈਨਿਆਸ ਧਾਰਨ _ਕੀਤਾ ਹੋਇਆ _ਸੀ। 
ਗੰਧਰਬ _ ਗਜ ਰਹੇ ਹਨ, ਵਾਜੇ ਵਜ _ ਰਹੇ _ਹਨ।੨੮੬ 


੨ 


ਪਾਪ _ਅਸਤ੍ਰਾਂ ਦੀ ਬਰਖਾ ਹੋ ਰਹੀ ਹੈ, _ਧਰਮ ਅਸਤ _ਕਸੇ ਜਾ ਰਹੇ ਹਨ, ਅਰੋਗ 
ਅਸਤੁ ਛੁਟ ਰਹੇ ਹਨ, ਭੋਗ _ਅਸਤ੍ਾਂ ਨੂੰ (ਵੈਰੀ ਸੈਨਾ ਉਤੇ) ਸੁਟਿਆ ਜਾ ਰਿਹਾ ਹੈ।੨੮੭। 


ਬਿਬਾਦ ਅਸਤ ਸਜ _ਗਏ ਹਨ, _ਬਿਰੋਧ _ਅਸਤ੍ਰ ਵਜ _ਰਹੇ ਹਨ, ਕੁਮੰਤ੍ਰ ਅਸਤੁ ਛੁਟ 
ਰਹੇ ਹਨ, _ਸੁਮੰਤ੍ਰ _ਅਸਤੂ _ਟੁਟ ਰਹੇ _ਹਨ। _੨੮੮। 

ਕਾਮ ਅਸਤ ਛੁਟ ਰਹੇ ਹਨ, ਕ੍ਰੋਧ ਅਸਤ ਟੁਟ ਰਹੇ ਹਨ, ਬਿਰੋਧ ਅਸਤੁ _ਵਰ੍ਹ ਰਹੇ 
ਹਨ, _ਬਿਮੋਹ _ਅਸਤੁ _ਕਸੇ ਜਾ ਰਹੇ _ਹਨ। _੨੮੯। 

ਚਰਿਤੁ ਅਸਤ ਛੁਟ ਰਹੇ ਹਨ, ਮੋਹ ਅਸਤੁ ਜੁਟੇ ਹੋਏ ਹਨ, ਤ੍ਰਾਸ ਅਸਤ੍ਰਾਂ ਦੀ ਬਰਖਾ 
ਹੋ ਰਹੀ ਹੈ, ਕ੍ਰੋਧ ਅਸਤ _ਖਿਚੇ _ਜਾ ਰਹੇ _ਹਨ।੨੯॥0। 


੩੬੪ 


ਸੀ _ਦਸਮ-ਗ੍ੰਥ _ਸਾਹਿਬ 


ਚੱਪਲਾਂ ਛੰਦ 
ਇਹ ਬਿਧਿ ਸਸਤੁ ਅਸਤੁ ਬਹੁ ਛੋਰੇ। ਨ੍ਰਿਪ ਬਿਬੇਕ ਕੇ ਭਟ ਝਕਝੋਰੇ। 
ਆਪਨ ਚਲਾ _ਨਿਸਰਿ ਤਬ _ਰਾਜਾ। _ਭਾਤਿ ਭਾਤਿ ਕੇ ਬਾਜਨ ਬਾਜਾ। ੨੯੧। 


ਦੁਹੁ ਦਿਸਿ ਪੜਾ _ਨਿਸਾਨੈ _ਘਾਤਾ। ਮਹਾ ਸਬਦ ਧੁਨਿ ਉਠੀ ਅਘਾਤਾ। 
ਬਰਖਾ ਬਾਣ ਗਗਨ ਗਯੋ _ਛਾਈ। _ਭੂਤਿ ਪਿਸਾਚ ਰਹੇ ਉਰਝਾਈ। ੨੯੨। 


ਝਿਮਿ ਝਿਮਿ ਸਾਰੁ ਗਗਨ ਤੇ ਬਰਖਾ। ਭਲ ਭਲ ਸੁਭਟ ਪਖਰੀਆ ਪਰਖਾ। 
ਸਿਮਟੇ ਸੁਭਟ ਅਨੰਤ ਅਪਾਰਾ। ਪਰਿ ਗਈ ਅੰਧ ਧੁੰਧ ਬਿਕਰਾਰਾ। ੨੯੩। 


ਨ੍ਰਿਪ ਬਿਬੇਕ ਤਬ _ਰੋਸਹਿ _ਭਰਾ। ਸਭ ਸੈਨਾ ਕਹਿ ਆਇਸੁ ਕਰਾ। 
ਉਮਡੇ ਸੂਰ ਸੁ ਫਉਜ _ਬਨਾਈ। ਨਾਮ ਤਾਸ ਕਬਿ ਦੇਤ ਬਤਾਈ। ੨੯੪। 


ਸਿਰੀ _ਪਾਖਰੀ ਟੋਪ _ਸਵਾਰੇ। _ਚਿਲਤਹ _ਰਾਗ " _ਸੰਜੋਵਾ ਡਾਰੇ। 
ਚਲੇ ਜੁਧ ਕੇ ਕਾਜ ਸੁ ਬੀਰਾ। ਸੂਖਤ ਭਯੋ _ਨਦਨ ਕੋ ਨੀਰਾ। ੨੯੫। 


ਦੰਹਰਾ 
ਦੁਹੂ _ਦਿਸਨ ਮਾਰੂ _ਬਜ੍ਯੋ _ਪਰ੍ਯੋ_ਨਿਸਾਣੇ ਘਾਉ। 
ਉਮਡਿ _ਦੁਬਹੀਆ ਉਠਿ ਚਲੇ ਭਯੋ __ਭਿਰਨ ਕੋ _ਚਾਉ। ੨੯੬। 


ਭੁਸ਼ੰਨਾ ਪੁਯਾਤ ਛੰਦ 
ਰਣੈ ਸੁਧਿ ਸਾਵੰਤ ਭਾਵੰਤ ਗਾਜੇ। 
ਤਹਾ ਤੂਰ ਭੇਰੀ ਮਹਾ ਸੰਖ ਬਾਜੇ। 
ਭਯੋ ਉਚ _ਕੋਲਾਹਲੈ ਬੀਰ ਖੇਤੇ। 
ਬਹੇ ਸਸਤ੍ਰ _ਅਸਤ੍ਰੰ ਨਚੇ ਭੂਤ ਪ੍ਰੇਤੋ। ੨੯੭। 
ਫਰੀ ਧੋਪ ਪਾਇਕ ਸੁ ਖੰਡੇ ਬਿਸੇਖੰ। 
ਤੁਰੇ ਤੁੰਦ ਤਾਜੀ ਭਏ ਭੂਤ ਭੇਖੰ। 
ਰਣ ਰਾਗ _ਬਜੇ _ਤਿ ਗਜੇ ਭਟਾਣੈ। 
ਤੁਰੀ ਤਤ ਨਚੇ ਪਲਟੇ _ਭਟਾਣੈ। ੨੯੮। 
ਹਿਣੰਕੇਤ ਹੈਵਾਰ ਗੈਵਾਰ ਗਾਜੀ। 
ਮਟਕੇ ਮਹਾਬੀਰ ਸੁਟੇ ਸਿਰਾਜੀ। 
ਕੜਾਕੁਟ ਸਸਤ੍ਰਾਸਤੁ _ਬਜੇ _ਅਪਾਰੈ। 
ਨਚੇ ਸੁਧ ਸਿਧੈ ਉਠੀ ਸਸਤ੍ਰ ਝਾਰੋ। ੨੯੯। 


ਰੁਦੂ ਅਵਤਾਰ ੩੬੫ 


ਇਸ ਤਰ੍ਹਾਂ ਨਾਲ _ਬਹੁਤ _ਅਸਤ੍ਰ _ਅਤੇ ਸ਼ਸਤ੍ਰ _ਛਡੇ _ਗਏ _ਹਨ। ਬਿਬੇਕ _ਰਾਜੇ ਦੇ 
ਯੋਧੇ _ਝੰਝੋੜ ਦਿੱਤੇ ਗਏ _ਹਨ। _ਤਦ ਰਾਜਾ ਆਪ (ਯੁੱਧ ਲਈ) ਨਿਕਲ ਕੇ ਚਲ ਪਿਆ 
ਹੈ। (ਉਦੋਂ) ਤਰ੍ਹਾਂ ਤਰ੍ਹਾਂ _ਦੇ _ਵਾਜੇ _ਵਜਣ _ ਲਗ _ ਗਏ _ ਹਨ।੨੯੧। 

ਦੋਹਾਂ ਧਿਰਾਂ ਵਿਚ _ਧੌਂਸਿਆਂ ਉਤੇ _ਡਗੇ ਵਜੇ _ਹਨ। (ਉਨ੍ਹਾਂ ਦੀ) ਚੋਟ ਨਾਲ _ਬਹੁਤ 
ਭਾਰੀ ਧੁਨ _ਉਠੀ ਹੈ। _ਬਾਣਾਂ ਦੀ ਬਰਖਾ ਆਕਾਸ਼ ਵਿਚ ਛਾ ਗਈ ਹੈ। ਭੂਤ ਅਤੇ _ਪਿਸ਼ਾਚ 
ਉਲਝ ਗਏ _ਹਨ।੨੯੨। 

ਆਕਾਸ਼ ਤੋਂ _ਝਿੰਮ _ਝਿੰਮ ਕਰਦਾ ਲੋਹਾ (ਲੋਹੇ ਦੇ _ਬਾਣ) ਵਰ੍ਹਿਆ ਹੈ। _ਚੈਗੇ _ਚੌਗੇ 
ਯੋਧਿਆਂ ਨੇ _ਬਾਣਾਂ _('ਪਖਰੀਆ”) ਨੂੰ ਪਰਖਿਆ ਹੈ (ਅਰਥਾਤ ਆਪਣੇ _ਉਤੇ _ਅਜ਼ਮਾਇਆ 
ਹੈ)। ਅਨੰਤ ਅਤੇ ਅਪਾਰ ਸੂਰਮੇ ਇਕੱਠੇ _ਹੋ_ਗਏ _ਹਨ। _ਭਿਆਨਕ ਡੂੰਘੀ ਧੁੰਧ ਪਸਰ ਗਈ 
ਹੰ।੨੯੩। 

ਬਿਬੇਕ _ਰਾਜਾ_ ਗੁੱਸੇ ਨਾਲ _ਭਰ _ਗਿਆ। ਸਾਰੀ ਸੈਨਾ ਨੂੰ ਆਦੇਸ਼ ਦੇ ਦਿੱਤਾ। (ਜੋ) 
ਸੂਰਮੇ ਫੌਜ ਬਣਾ ਕੇ ਚੜ੍ਹ _ਪਏ ਸਨ, ਉਨ੍ਹਾਂ ਦੇ ਨਾਂ ਕਵੀ ਦਸਦਾ _ਹੈ।੨੯੪। 

ਸਿਰ ਉਤੇ _ਟੋਪ ਅਤੇ (ਘੋੜਿਆਂ ਉਤੇ) ਪਾਖਰਾਂ ਪਾਈਆਂ ਹੋਈਆਂ _ਹਨ। _ਲਕ ਦੀਆਂ 
ਪੇਟੀਆਂ, ਲੋਹੇ ਦੇ _ਦਸਤਾਨੇ (“ਰਾਗ”) ਅਤੇ ਕਵਚ _ਪਾਏ ਹੋਏ _ਹਨ। ਯੁੱਧ ਦੇ ਕਾਰਜ ਲਈ 
ਸੂਰਮੇ _ਚਲ _ਪਏ _ਹਨ। (ਡਰ ਦੇ ਮਾਰੇ) ਨਦੀਆਂ _ਦਾ ਜਲ ਸੁਕ ਗਿਆ ਹੈ।੨੯੫। 
ਦੰਹਰਾ 

ਦੋਹਾਂ ਦਿਸ਼ਾਵਾਂ ਵਿਚ ਮਾਰੂ _ਵਜਿਆ ਹੈ ਅਤੇ _ਧੌਂਸਿਆਂ ਉਤੇ _ਡਗਾ ਮਾਰਿਆ ਗਿਆ 
ਹੈ। ਦੋਹਾਂ ਬਾਂਹਵਾਂ ਨਾਲ _(ਅਸਤੁ ਸ਼ਸਤ੍ਰ _ਚਲਾਣ ਵਾਲੇ) ਸੂਰਮੇ ਯੁੱਧ _ਕਰਨ ਦੇ ਚਾਉ ਨਾਲ 
ਉਠ _ਕੇ ਉਮਡ ਪਏ _ਹਨ।੨੯੬। 


ਭੁਸ਼ੰਨਾ ਪੁਯਾਤ ਛੰਦ 


ਰਣ-ਭੂਮੀ ਵਿਚ ਸੱਚੇ ਸੂਰਮੇ ਚਾਓ ਨਾਲ _ਗਰਜ ਰਹੇ _ਹਨ। ਉਥੇ ਤੂਰ, ਭੇਰੀ ਅਤੇ 
ਵੱਡੇ ਸੰਖ _ਵਜ ਰਹੇ _ਹਨ। _ਰਣ-ਭੂਮੀ _ਵਿਚ _ਯੋਧਿਆਂ ਦਾ ਉੱਚੀ ਸੁਰ _ਵਿਚ _ਰੌਲਾ _ਗੌਲਾ 
ਮਚਿਆ ਹੋਇਆ ਹੈ। ਸ਼ਸਤ੍ਰ ਅਤੇ ਅਸਤ ਚਲਦੇ ਹਨ ਅਤੇ ਭੂਤ ਪ੍ਰੇਤ ਨਚ _ਰਹੇਂ _ਹਨ।੨੯੭। 


ਪੈਦਲ ਸੈਨਾ ਨੇ _ਢਾਲਾਂ (“ਫਰੀ”), ਤਲਵਾਰਾਂ ਅਤੇ ਵਿਸ਼ੇਸ਼ ਪੁਕਾਰ ਦੇ ਖੰਡੇ ਧਾਰਨ ਕੀਤੇ 
ਹੋਏ ਹਨ। (ਵਿਸ਼ੇਸ਼ ਨਸਲ ਦੇ) ਤੇਜ਼ ਘੋੜਿਆਂ ਉਤੇ (ਚੜ੍ਹੇ ਹੋਏ ਹਨ) ਅਤੇ ਭੂਤਾਂ ਵਰਗੇ ਬਣੇ 
ਹੋਏ ਹਨ। ਰਣ ਵਿਚ (ਮਾਰੂ) ਰਾਗ ਵਜ ਰਿਹਾ ਹੈ ਅਤੇ ਸੂਰਮੇ ਗਜ ਰਹੇ _ਹਨ। ਤੁਰੀ ਦੀ 
ਆਵਾਜ਼ ਉਤੇ (ਸੂਰਮੇ) ਨਚ _ਰਹੇ ਹਨ ਅਤੇ ਯੋਧੇ ਉਲਟ _ਪੁਲਟ ਹੋਈ ਜਾ ਰਹੇ ਹਨ।੨੯੮। 


ਘੋੜੇ _ਹਿਣਕਦੇ ਹਨ, _ ਹਾਥੀ _ਚਿੰਘਾੜਦੇ _ਹਨ। _ ਮਹਾਬੀਰ _ਮਟਕਦੇ _ਹਨ _ ਅਤੇ 
ਸ਼ੀਰਾਜ਼ੀ (ਘੋੜਿਆਂ ਨੂੰ) _ਸੁਟੀ ਜਾ ਰਹੇ _ਹਨ। _ ਬੇਸ਼ੁਮਾਰ _ਅਸੜ੍ਹਾਂ _ਸ਼ਸਤਾਂ ਦੇ _ਵਜਣ ਨਾਲ 
ਕੜਕੜਾਹਟ (ਹੋ ਰਹੀ _ਸੀ)। ਨਿਰੋਲ ਸੂਰਮੇ (ਯੁੱਧ ਭੂਮੀ ਵਿਚ) ਨਚ _ਰਹੇ ਹਨ ਅਤੇ ਸ਼ਸਤ੍ਰਾਂ 
(ਦੇ _ਵਜਣ _ ਨਾਲ) _ਔਂਗ _ ਨਿਕਲ _ਰਹੀ _ਹੈ।੨੯੯। 


੩ ੬੬ 


ਸੀ _ਦਸਮ-ਗ੍ੰਥ _ਸਾਹਿਬ 


ਕਿਲੰਕੀਤ ਕਾਲੀ _ਕਮਛ੍ਯਾ _ਕਰਾਲੰ। 
ਬਕ੍ਯੋ ਬੀਰ _ਬੈਤਾਲੈ _ਬਾਮੰਤ ਜ੍ਹਾਲੈ। 
ਚਵੀ _ਚਾਂਵਡੀ _ਚਾਵ ਚਉਸਠਿ _ਬਾਲੈ। 
ਕਰੈ _ਸ੍ਰੋਣਹਾਰੈ ਬਮੈ ਜੋਗ ਜ੍ਰਾਲੈ। ੩00। 
ਛੁਰੀ ਛਿਪੁ ਛੋਡੈਤਿ ਮੰਡੈ _ਰਣਾਰੋ। 
ਤਮਕੈਤ ਤਾਜੀ _ਭਭਕੈ _ਭਟਾਣੰ। 
ਸੁਭੇ ਸੰਦਲੀ _ਬੋਜ _ਬਾਜੀ _ਅਪਾਰੈ। 
ਬਹੇ ਬੋਰ ਪਿੰਗੀ ਸਮੁਦੇ ਕੈਧਾਰੈ। ੩0੧। 
ਤੁਰੇ ਤੁੰਦ ਤਾਜੀ ਉਠੇ _ਕਛ _ਅਛੇ। 
ਕਛੇ ਆਰਬੀ ਪਬ ਮਾਨੋ _ਸਪਛੇ। 
ਉਠੀ ਧੂਰਿ ਪੂਰੈ ਛੁਹੀ ਐਣ ਗੈਣੈ। 
ਭਯੋ ਅੰਧ ਧੁੰਧੈ ਪਰੀ ਜਾਨੁ ਰੈਣੈ। ੩0੨। 


ਇਤੈ _ਦਤ ਧਾਯੋ__ਅਨਾਦਤ _ਉਤੈ। 

ਰਹੀ ਧੂਰਿ ਪੂਰੈ ਪਰੀ ਕਟਿ ਲੁਥੈ। 
ਅਨਾਵਰਤ _ਬੀਰੈ _ਮਹਾਬਰਤ _ਧਾਰੀ। 
ਚੜ੍ਯੋ _ਚਉਪਿ ਕੈ ਤੁੰਦ ਨਚੇ _ਤਤਾਰੀ। _੩0੩। 
ਖੁਰੈ ਖੇਹ ਉਠੀ ਛਯੋ ਰਥ _ਭਾਨੈ। 

ਦਿਸਾ _ਬੇਦਿਸਾ ਭੂ ਨ ਦਿਖ੍ਯਾ _ਸਮਾਨੰ। 
ਛੁਟੇ ਸਸਤ੍ਰ ਅਸਤ ਪਰੀ ਭੀਰ ਭਾਰੀ। 
ਛੁਟੇ ਤੀਰ ਕਰਵਾਰ ਕਾਤੀ _ਕਟਾਰੀ। ੩0੪। 
ਗਹੇ ਬਾਣ _ਦਤੌ _ਅਨਾਦਤ ਮਾਰ੍ਯੋ। 
ਭਜੀ ਸਰਬ ਸੈਣੈ ਨ ਨੈਣੈ ਨਿਹਾਰ੍ਯੋ। 
ਜਿਨ੍ਯੋ ਬੀਰ ਏਕੈ _ਅਨੇਕੈ ਪਰਾਨੋ। 
ਪੁਰਾਨੇ _ਪਲਾਸੀ _ਹਨੇ _ਪੌਨ ਮਾਨੋ। _੩0੫। 
ਰਣੈ ਰੋਸ ਕੈ ਲੋਭ ਬਾਜੀ ਮਟਕ੍ਯੋ। 
ਭਜ੍ਯੋ ਬੀਰ ਬਾਚ੍ਯੋ ਅਰ੍ਯੋ ਸੁ _ਝਟਕ੍ਯੋ। 
ਫਿਰ੍ਯੋ ਦੇਖ _ਬੀਰੈ _ਅਨਾਲੋਭ _ਧਾਯੋ। 
ਛੁਟੇ ਬਾਣ ਐਸੇ ਸਬੈ ਬ੍ਯੋਮ ਛਾਯੋ। _੩0੬। 
ਦਸੈ ਬਾਣ ਲੈ ਬੀਰ ਧੀਰੈ ਪੁਹਾਰੇ। 

ਸਰੋ ਸਠਿ ਲੈ ਸੈਜਮੈ ਤਾਕਿ ਮਾਰੇ। 

ਨਵੇ ਬਾਣ ਸੋ ਨੇਮ ਕੋ ਅੰਗ ਛੇਦ੍ਯੋ। 


ਬਲੀ _ਬੀਸਿ _ਬਾਣਾਨਿ _ਬਿਗ੍ਯਾਨ ਬੇਧ੍ਯੋ। _੩0੭। 


ਰੁਦੂ ਅਵਤਾਰ ੩੬੭ 


ਭਿਆਨਕ _ਕਾਲੀ _ਅਤੇ _ਕਮੇਂਛ੍ਯਾ _ਕਿਲਕਾਰੀਆਂ _ਮਾਰ _ਰਹੀਆਂ __ਹਨ। _ ਬੀਰ _ਬੈਤਾਲ 
ਬੋਲ ਰਿਹਾ ਹੈ ਅਤੇ (ਮੂੰਹ ਵਿਚੋਂ) ਅੱਗ ਨਿਕਲ ਰਹੀ ਹੈ। ਚੁੜ੍ਹੇਲਾਂ ਬੋਲਦੀਆਂ ਹਨ, ਚੌਂਹਠ 
ਇਸਤਰੀਆਂ _ (ਜੋਗਣਾਂ) _ਚਾਓ _ ਨਾਲ _ (ਫਿਰ ਰਹੀਆਂ _ਹਨ)। _ (ਉਹ) ਸਾਰੀਆਂ _ਜੋਗਣਾਂ 
ਜਵਾਲਾ _ ਨੂੰ _ਉਗਲਦੀਆਂ _ਹੋਈਆਂ _ਲਹੂ ਦਾ _ ਆਹਾਰ _ਕਰ _ ਰਹੀਆਂ _ ਹਨ।੩00। 


ਰਣ ਨੂੰ ਸ਼ੋਭਿਤ ਕਰਨ _ਵਾਲੇ ਤੀਬਰਤਾ _ਨਾਲ _ਛੁਰੀਆਂ ਨੂੰ ਮਾਰਦੇ _ਹਨ। _ਤਾਜੀ 
ਘੋੜੇ _ਤਮਕ ਰਹੇ _ਹਨ ਅਤੇ ਯੋਧੇ _ਭੜਕ ਰਹੇ _ਹਨ। ਅਣਗਿਣਤ _ਸ਼ਰਬਤੀ ਰੰਗ _ਵਾਲੇ, 
ਚਿਤ _ਮਿਤਾਲੇ ਘੋੜੇ _ਅਤੇ _ਕੈਲਾ ਨਸਲ _ਦੇ ਘੋੜੇ, _ਸਮੁੰਦਰੀ ਅਤੇ ਦਰਿਆਈ ਘੋੜੇ _ਲਹੂ 
(ਦੀ _ਨਦੀ ਵਿਚ) ਰੁੜ੍ਹੇ ਜਾ ਰਹੇ _ਹਨ।੩0੧। 


ਛਾ _ਗਈ ਹੈ, (ਮਾਨੋ) ਰਾਤ _ਧੈ ਗਈ _ਹੋਵੇ।੩0੨। 
ਇਧਰੋਂ _'ਦੱਤ” ਨੇ _ਧਾਵਾ ਕੀਤਾ ਹੈ, ਉਧਰੋਂ _“ਅਨਾਦੱਤ” (ਚੜ੍ਹ __ਆਇਆ ਹੈ)। ਧੂੜ 


(ਆਕਾਸ਼ _ਵਿਚ) ਪੂਰੀ ` ਤਰ੍ਹਾਂ `ਛਾ ਗਈ ਹੈ ਅਤੇ _ਕਟੀਆਂ _ਵਢੀਆਂ _ਲੋਥਾਂ _ਪਈਆਂ _ਹਨ। 

'ਅਨਾਵਰਤ” ਯੋਧੇ ਨੇ _“ਮਹਾਬਰਤ” (ਨਾਂ ਦੇ ਯੋਧੇ ਨੂੰ) ਢਾਹ ਲਿਆ ਹੈ। (ਉਹ) _ਚਾਓ ਨਾਲ 

ਗੁਸੈਲ _ਘੋੜੇ _ਉਤੇ ਚੜ੍ਹਿਆ ਹੈ _ਅਤੇ _ਤਾਤਾਰ _ਦੇਸ _ਦਾ _ਘੋੜਾ _ਨਚ ਰਿਹਾ _ਹੈ।੩0੩। 
ਧੂੜ _ਉਠੀ 


(ਘੋੜਿਆਂ ਦੇ) ਖੁਰਾਂ _ਨਾਲ ਉਠੀ ਹੈ ਅਤੇ ਸੂਰਜ _ਦੇ ਰਥ ਨੂੰ ਢਕ ਲਿਆ 
ਹੈ। ਦਿਸ਼ਾ ਵਿਦਿਸ਼ਾ, ਭੂਮੀ ਅਤੇ ਆਕਾਸ਼ ਦਿਸਦਾ ਨਹੀਂ _ਹੈ। _ਅਸਤ੍ਰ ਅਤੇ ਸ਼ਸਤ੍ਰ ਛੁਟ ਰਹੇ 
ਹਨ, ਭਾਰੀ ਭੀੜ ਆ ਪਈ ਹੈ। ਤੀਰ ਛੁਟ ਰਹੇ ਹਨ ਅਤੇ ਤਲਵਾਰ, ਛੁਰੀਆਂ ਅਤੇ ਕਟਾਰਾਂ 


ਚਲ ਰਹੀਆਂ ਹਨ।੩0੪। 


'ਦੌਤ` ਨੇ ਬਾਣ ਪਕੜ ਕੇ _'ਅਨਾਦੇਂਤ” ਨੂੰ ਮਾਰ ਦਿੱਤਾ ਹੈ। (ਉਸ ਦੀ) ਸਾਰੀ ਸੈਨਾ 
ਭਜ _ਗਈ ਹੈ ਅਤੇ (ਪਰਤ _ਕੇ) ਅੱਖਾਂ _ਨਾਲ _ਵੇਖਦੀ ਨਹੀਂ _ਹੈ। _ਇਕ ਸੂਰਮੇ _ਦੇ ਜਿਤੇ 
ਜਾਣ _ਨਾਲ ਅਨੇਕਾਂ _ਹੀ ਭਜ _ਗਏ _ਹਨ। (ਇੰਜ ਪੁਤੀਤ ਹੁੰਦਾ ਹੈ) ਮਾਨੋ _ਪਲਾਸ ਦੇ ਪੁਰਾਣੇ 


ਪੌਤਰਾਂ ਨੂੰ ਪੌਣ ਨੇ ਨਸ਼ਟ _ਕਰ ਦਿੱਤਾ ਹੋਵੇ।੩(0੫। 


'ਲੋਭ” (ਸੂਰਮੇ) ਨੇ ਕ੍ਰੋਧ ਕਰ _ਕੇ _ਰਣ-ਭੂਮੀ ਵਿਚ ਘੋੜੇ ਨੂੰ _ਨਚਾਇਆ ਹੈ। ਜੋ 


ਹੈ। _('ਲੋਭ”) ਸੂਰਮੇ ਨੂੰ _(ਰਣ-ਭੂਮੀ ਵਿਚ) ਫਿਰਦਾ ਵੇਖ _ਕੇ _'ਅਨਾਲੋਭ” ਧਾਵਾ ਕਰ ਕੇ 


ਆ ਪਿਆ ਹੈ। ਇਸ ਤਰ੍ਹਾਂ ਤੀਰ ਚਲੇ ਹਨ ਕਿ ਸਾਰੇ ਆਕਾਸ਼ _ਉਤੇ ਛਾ ਗਏ _ਹਨ।੩0੬। 


ਦਸ ਤੀਰ ਲੈ ਕੇ “ਧੀਰਜ” (ਨਾਂ ਦੇ) ਸੂਰਮੇ _ਉਤੇ ਚਲਾਏ _ਹਨ। _ਸਠ ਤੀਰ ਲੈ 
ਕੇ 'ਸੰਜਮ” ਨੂੰ ਤਕ ਕੇ ਮਾਰੇ ਹਨ। ਨੌਂ_ਤੀਰ ਲੈ ਕੇ 'ਨੇਮ” ਦੇ ਅੰਗਾਂ ਨੂੰ ਵਿੰਨ੍ਹ ਸੁਟਿਆ 


ਹੈ। ਵੀਹ _ਤੀਰਾਂ _ਨਾਲ _ਬਲੀ _“ਬਿਗ੍ਯਾਨ” ਨੂੰ _ਵਿੰਨ੍ਹ ਦਿੱਤਾ _ਹੈ।੩0੭। 


੩੬੮ 


ਸੀ _ਦਸਮ-ਗ੍ੰਥ _ਸਾਹਿਬ 


ਪਚਿਸ _ਬਾਣ ਪਾਵਿਤ੍ਰਤਾ ਕੋ ਪ੍ਹਾਰੇ। 

ਅਸੀਹ ਬਾਣ ਅਰਚਾਹਿ ਕੈ ਅੰਗਿ ਝਾਰੇ। 

ਪਚਾਸੀ _ਸਰੈ ਪੂਰਿ ਪੂਜਾਹਿ ਛੇਦ੍ਰਯੋ। 

ਬਡੋ __ਲਸਟਕਾ ਲੈ ਸਲਜਾਹਿ ਭੇਦ੍ਯੋ। ੩0੮। 

ਬਿਆਸੀ ਬਲੀ ਬਾਣ ਬਿਦ੍ਯਾਹਿ ਮਾਰੇ। 

ਤਪਸ੍ਯਾਹਿ ਪੈ ਤਾਕਿ _ਤੇਤੀਸ ਡਾਰੇ। 

ਕਈ ਬਾਣ ਸੋ ਕੀਰਤਨੰ ਅੰਗ ਛੇਦ੍ਯੋ। 

ਅਲੋਭਾਦਿ ਜੋਧਾ ਭਲੀ ਭਾਤਿ ਭੇਦ੍ਯੋ। _੩0੯। 

ਨ੍ਿਹਿੰਕਾਰ ਕੋ ਬਾਨ _ਅਸੀਨ ਛੇਦ੍ਯੋ। 

ਭਲੇ ਪਰਮ _ਤਤ੍ਰਾਦਿ ਕੋ _ਬਛ ਭੇਂਦ੍ਯੋ। 

ਕਈ ਬਾਣ _ਕਰੁਣਾਹਿ ਕੇ ਅੰਗਿ ਝਾਰੇ। 

ਸਰੇ ਸਉਕ _ਸਿਛ੍ਆ ਕੇ ਅੰਗਿ ਮਾਰੇ। ੩੧0। 
ਦਹਾਰਾ” 

ਦਾਨ ਆਨਿ ਪੁਜਿਯੋ ਤਬੈ _ਗ੍ਯਾਨ ਬਾਨ ਲੈ _ਹਾਬਿ। 

ਜੁਆਨ ਜਾਨਿ _ਮਾਰ੍ਯੋ ਤਿਸੈ ਧ੍ਯਾਨ ਮੌਤੂ _ਕੇ _ਸਾਥ। _੩੧੧। 


ਭੁਸ਼ੰਨਾ ਪੁਯਾਤ ਛੰਦ 


ਉਛਲ੍ਯੋ ਦਾਨ ਜੋਧਾ _ਮਹਾਨੰ। 


ਕਈ ਬਾਣ ਲੈ ਬੈਰ ਕੇ ਬੀਰ ਘਾਏ। 
ਕਿਤੇ ਘਾਇ ਆਲਸ ਕੈ ਅੰਗਿ ਲਾਗੇ। 
ਸਬੈ ਨਰਕ ਤੇ ਆਦਿ ਲੈ ਬੀਰ ਭਾਗੇ। ੩੧੪। 


ਅਨਰਥਾਦਿ ਕੇ ਬੀਰ ਬਾਂਕੇ _ਨਿਵਾਰੇ। _੩੧੫। 


ਰੁਦੂ ਅਵਤਾਰ ੩੬੯ 


ਪੰਝੀ ਤੀਰ _'ਪਵਿਤ੍ਰਤਾ” ਨੂੰ ਮਾਰੇ ਹਨ। ਅਸੀ ਬਾਣ _'ਅਰਚਾ” ਦੇ ਸ਼ਰੀਰ ਵਿਚ ਝਾੜੇ 


ਹਨ। _ਪਚਾਸੀ ਤੀਰਾਂ ਨਾਲ 'ਪੂਜਾ” ਨੂੰ ਵਿੰਨ੍ਹ ਸੁਟਿਆ ਹੈ। ਬਹੁਤ ਵੱਡਾ ਸੋਟਾ ਲੈ ਕੇ 'ਲਜਾ” 
(ਦਾ ਸਿਰ) ਪਾੜ _ ਦਿੱਤਾ _ਹੈ।੩0੮। 


ਬਿਆਸੀ _ਬਾਣ ਬਲਵਾਨ ਯੋਧੇ _'ਬਿਦ੍ਯਾ” ਨੂੰ ਮਾਰੇ _ਹਨ। _'ਤਪਸ੍ਯਾ” ਨੂੰ ਤਕ ਕੇ 
ਤੇਤੀ _(ਬਾਣੂ) _ਸੁਟੇ _ਹਨ। _ ਕਈਆਂ _ ਬਾਣਾਂ _ਨਾਲ _ “ਕੀਰਤਨ” _ (ਸੂਰਮੇ) _ਦੇ ਸ਼ਰੀਰ ਨੂੰ 
ਛੇਦਿਆ ਹੈ ਅਤੇ _'ਅਲੋਭ” _ ਆਦਿ _ ਯੋਧਿਆਂ ਨੂੰ _ਚੰਗੀ ਤਰ੍ਹਾਂ _ਨਾਲ _ਘਾਇਲ _ ਕੀਤਾ 
ਹੰ।੩0੯। 


ਦੀ) ਵਖੀ ਨੂੰ ਚੰਗੀ ਤਰ੍ਹਾਂ ਨਾਲ _ਪਾੜਿਆ ਹੈ। ਕਈ _ਬਾਣ 'ਕਰੁਣਾ” ਦੇ ਸ਼ਰੀਰ ਉਤੇ _ਝਾੜੇ 
ਹਨ। “ਸਿਖਿਆ” ਦੇ ਸ਼ਰੀਰ ਵਿਚ ਸੋ ਕੁ ਤੀਰ ਮਾਰੇ _ਹਨ।੩੧0। 


ਦੰਹਰਾ 


ਤਦੋਂ ਗਿਆਨ ਦਾ ਬਾਣ ਹੱਥ ਵਿਚ ਲੈ ਕੇ 'ਦਾਨ” (ਨਾਂ ਦਾ ਯੋਧਾ) ਆ ਪਹੁੰਚਿਆ। 
ਉਸ ਨੂੰ ਜਵਾਨ ਜਾਣ _ਕੇ ਧਿਆਨ” ਮੌਤ _ਨਾਲ _ ਮਾਰ _ਦਿੱਤਾ।੩੧੧। 


ਭੁਸ਼ੰਨਾ ਪੁਯਾਤ ਛੰਦ 


ਯੁੱਧ _ਵਿਚ _“ਦਾਨ” (ਨਾਂ ਵਾਲਾ) ਮਹਾਨ ਯੋਧਾ _ਉਛਲਿਆ ਹੈ, (ਜੋ) ਸਾਰੇ _ਸ਼ਸਤ੍ਰਾਂ 
(ਦੇ ਪ੍ਰਯੋਗ ਨੂੰ) _ਜਾਣਨ _ਵਾਲਾ ਅਤੇ ਅਸਤ (ਵਿਦਿਆ) _ਦਾ ਖ਼ਜ਼ਾਨਾ _ਹੈ। _ਦਸ _ਬਾਣਾਂ 
ਨਾਲ _'ਲੋਭ” ਦੀ _ਵੱਖੀ ਨੂੰ ਪਾੜ ਦਿੱਤਾ ਹੈ। _ਸੌਤ _ਤੀਰਾਂ _ਨਾਲ ਕ੍ਰੋਧ _ਦੀ ਦੇਹੀ ਨੂੰ 
ਤਾੜਿਆ _ਹੈ।੩੧੨। 


'ਅਨੰਨ੍ਯਾਸ” ਸੂਰਮੇ ਨੂੰ _ਨੌਂ__ਬਾਣਾਂ _ਨਾਲ _ਵਿੰਨ੍ਹਿਆ ਹੈ। _'ਅਨਾਬਰਤ” (ਨਾਂ ਵਾਲੇ) 
ਧੀਰਜਵਾਨ (ਯੋਧੇ) ਨੂੰ _ਤਿੰਨ ਤੀਰਾਂ ਨਾਲ _ਚੀਰਿਆ _ਹੈ। ਸਤਸੰਗ” (ਨਾਂ ਵਾਲੇ ਯੋਧੇ) ਨੇ 
ਕ੍ਰੋਧ (ਨਾਂ ਵਾਲੇ ਯੋਧੇ) ਨੂੰ ਮਾਰਿਆ ਹੈ (ਜਿਸ ਕਰ ਕੇ ਉਹ) ਘਾਇਲ ਹੋ ਗਿਆ ਹੈ। 'ਬ੍ਹਮ 
ਗਿਆਨ” _ਦੇ _ਤਾੜਨ _ਨਾਲ _ “ਧਰਮ” (ਨਾਂ ਵਾਲੇ ਯੋਧੇ) _ਨੂੰ ਧੀਰਜ _ਹੋ__ਗਿਆ _ਹੈ।੩੧੩। 


ਕਿਤਨੇ _ਹੀ ਬਾਣ _'ਕੁਲ-ਹਤ੍ਹਤਾ” (ਨੂੰ ਵੇਖ _ਕੇ) ਚਲਾਏ _ਹਨ। _ਕਿਤਨੇ _ਹੀ ਬਾਣ 
ਲੈ ਕੇ 'ਬੈਰ” (ਸੂਰਮੇ) ਨੂੰ ਮਾਰੇ _ਹਨ। _ਕਿਤਨੇ _ਹੀ _ਘਾਓ “ਆਲਸ” (ਨਾਂ ਦੇ ਯੋਧੇ) ਦੇ 
“ ਲੈ ਕੇ ਸਾਰੇ ਸੂਰਮੇ _ਭਜ ਗਏ 

ਹਨ।੩੧੪। 


ਇਕ ਹੀ ਬਾਣ ਨਾਲ “ਨਿਸੀਲ” (ਨਾਂ ਦੇ ਯੋਧੇ) ਦੇ ਸ਼ਰੀਰ ਨੂੰ ਕਟ 
(ਬਾਣ) _ਨਾਲ _'ਕੁਸਤਤਾ” (ਨਾਂ ਦੇ ਸੂਰਮੇ) ਦੇ _ਰਥਵਾਨ ਨੂੰ ਚੰਗੀ ਤਰ੍ਹਾਂ ਘਾਇਲ _ਕੀਤਾ 
ਹੈ। _(ਤੀਜੇ _ਬਾਣ _ਨਾਲ) ਗੁਮਾਨ” ਆਦਿ ਦੇ ਚਾਰ ਘੋੜੇ _ਮਾਰ 
ਬਾਣ _ਨਾਲ) _ ਅਨਰਥ” ਆਦਿ ਦੇ _ਬਾਂਕੇ _ਯੋਧਿਆਂ ਨੂੰ ਖ਼ਤਮ 


੩੭0 


ਸੀ _ਦਸਮ-ਗ੍ਰੰਥ _ਸਾਹਿਬ 


ਪਿਪਾਸਾ ਛੁਧਾ ਆਲਸਾਦੀ ਪਰਾਨੇ। 

ਭਜ੍ਯੋ ਲੋਭ ਕ੍ਰੋਧੀ ਹਠੀ ਦੇਵ _ਜਾਨੇ। 

ਤਪ੍ਯੋ ਨੇਮ ਨਾਮਾ _ਅਨੇਮੰ ਪ੍ਰਣਾਸੀ। 

ਧਰੇ ਜੋਗ _ਅਸਤੂੰ _ਅਲੋਭੀ _ਉਦਾਸੀ। _੩੧੬। 

ਹਤ੍ਯੋ _ਕਾਪਟੈ _ਖਾਪਟੈ _ਸੋਕ _ਪਾਲੈ। 

ਹਨ੍ਯੋ ਰੋਹ ਮੋਹ _ਸਕਾਮੈ _ਕਰਾਲੋ। 

ਮਹਾ ਕੁਧ ਕੈ ਕ੍ਰੋਧ ਕੋ ਬਾਨ ਮਾਰ੍ਯੋ। 

ਖਿਸ੍ਯੋ _ਬੁਹਮ ਦੋਖਦਿ _ਸਰਬੈ _ਪ੍ਹਾਰ੍ਯੋ। _੩੧੭। 

ਰੁਆਲ ਛੱਟ 

ਸੁ ਦੋਹ ਅਉ ਹੰਕਾਰ ਕੋ ਹਜਾਰ ਬਾਨ ਸੋ ਹਨ੍ਯੋ। 
ਦਰਿਦੂ ਅਸੰਕ ਮੋਹ ਕੋ ਨ ਚਿਤ ਮੈ ਕਛ ਗਨ੍ਯੋ। 
ਅਸੋਚ ਅਉ ਕੁਮੰਤਰਤਾ ਅਨੇਕ _ਬਾਨ ਸੋ _ਹਤ੍ਯੋ। 
ਕਲੰਕ ਨਿਸੰਕ ਹੂਹੈ ਸਹੰਸੂ _ਸਾਇਕੰ ਛਤ੍ਯੋ। ੩੧੮। 
ਕ੍ਰਿਤਘਨਤਾ _ਬਿਸ੍ਰਾਸਘਾਤ _ਮਿਤ੍ੁਰਘਾਤ ਮਾਰ੍ਯੋ। 
ਸੁ ਰਾਜ ਦੋਖ ਬੂਹਮ ਦੋਖ ਬੂਹਮ ਅਸਤ _ਝਾਰ੍ਯੋ। 
ਉਚਾਟ _ਮਾਰਣਾਦਿ ਬਸਿਕਰਣ ਕੋ ਸਾਰ ਹਨ੍ਯੋ। 
ਬਿਖਾਧ ਕੋ _ਬਿਖਾਧ ਕੈ ਨ ਬ੍ਰਿਧ ਤਾਹਿ ਕੋ ਗਨ੍ਯੋ। ੩੧੯। 
ਭਜੇ ਰਥੀ ਹਈ ਗਈ ਸੁ ਪਤਿ ਤ੍ਰਾਸ ਧਾਰਿ ਕੈ। 
ਭਜੇ ਰਥੀ ਮਹਾਰਥੀ ਸੁ ਲਾਜ ਕੋ _ਬਿਸਾਰਿ ਕੈ। 
ਅਸੰਭ ਜੁਧ ਜੋ ਭਯੋ ਸੁ _ਕੈਸ ਕੇ ਬਤਾਈਐ। 
ਸਹੰਸ ਬਾਕ ਜੋ _ਰਟੈ ਨ ਤਤ ਪਾਰ ਪਾਈਐ। ੩੨0। 
ਕਲੰਕ _ਬਿਭ੍ਰਮਾਦਿ ਅਉ ਕ੍ਰਿਤਘਨ ਤਾਹਿ ਕੌ ਹਨ੍ਯੋ। 
ਬਿਖਾਦ ਬਿਪਦਾਦਿ ਕੋ_ਕਛ ਨ ਚਿਤ ਮੈ ਗਨ੍ਯੋ। 
ਸੁ ਮਿਤ੍ਰਦੋਖ ਰਾਜਦੋਖ ਈਰਖਾਹਿ ਮਾਰਿ ਕੈ। 
ਉਚਾਟ ਅਉ ਬਿਖਾਧ ਕੋ ਦਯੋ _ਰਣੈ ਨਿਕਾਰਿ ਕੈ। ੩੨੧ 
ਗਿਲਾਨਿ ਕੋਪ ਮਾਨ _ਅਪੁਮਾਨ ਬਾਨ ਸੋ _ਹਨ੍ਯੋ। 
ਅਨਰਥ ਕੋ ਸਮਰਥ ਕੈ ਹਜਾਰ ਬਾਨ ਸੋ_ਝਨ੍ਯੋ। 
ਕੁਚਾਰ ਕੋ ਹਜਾਰ ਬਾਨ ਚਾਰ ਸੋ ਪ੍ਰਹਾਰ੍ਯੋ। 
ਕੁਕਸਟ ਅਉ ਕੁਕ੍ਰਿਆ ਕੌ _ਭਜਾਇ ਤ੍ਰਾਸੁ ਡਾਰ੍ਯੋ। ੩੨੨। 


ਛਾਪਯ _ਛੱਦ 


ਰੁਦੂ ਅਵਤਾਰ ੩੭੧ 


ਤ੍ਰੇਹ, ਭੁਖ, ਆਲਸ _ਆਦਿ (ਸੂਰਮੇ ਯੁੱਧ-ਭੂਮੀ ਵਿਚੋਂ) ਭਜ _ਗਏ। _'ਦੇਵ” ਨੂੰ ਹਠੀ 
(ਯੋਧਾ) ਜਾਣ ਕੇ ਕ੍ਰੋਧੀ “ਲੋਭ” ਭਜ ਗਿਆ ਹੈ। _'ਨੇਮ” ਨਾਮ (ਵਾਲਾ ਯੋਧਾ ਤਪਿਆ ਹੈ, (ਉਸ 
ਨੇ) _ 'ਅਨੇਮ” (ਨਾਮ ਵਾਲੇ ਯੋਧੇ) ਨੂੰ ਨਸ਼ਟ ਕਰ ਦਿੱਤਾ ਹੈ। 'ਅਲੋਭੀ” ਅਤੇ “ਉਦਾਸੀ” (ਨਾਂ 
ਵਾਲੇ ਯੋਧਿਆਂ) ਨੇ ਜੋਗ” _ਅਸਤੁ _ਧਾਰਨ _ਕੀਤਾ _ਹੈ।੩੧੬। 


(ਉਸ ਨੇ) 'ਕਾਪਟ”, 'ਖਾਪਟ” ਅਤੇ 'ਸੋਕ ਪਾਲ” (ਨਾਂ ਵਾਲੇ ਯੋਧਿਆਂ ਨੂੰ) ਮਾਰ ਦਿੱਤਾ 
ਹੈ। ਰੋਹ”, 'ਮੋਹ” ਅਤੇ ਭਿਆਨਕ “ਸਕਾਮ” ਨੂੰ ਮਾਰ ਦਿੱਤਾ ਹੈ। ਬਹੁਤ ਅਧਿਕ ਕ੍ਰੋਧ ਕਰ ਕੇ 
'ਕੋਧ` (ਨਾਂ ਦੇ ਯੋਧੇ ਨੂੰ) ਬਾਣ ਮਾਰਿਆ ਹੈ। _'ਬੁਹਮਦੋਖ` ਆਦਿ ਖਿਸਕ _ਗਏ ਹਨ (ਅਤੇ 


“ਮੋਹ” ਨੂੰ ਚਿਤ ਵਿਚ ਕੁਝ ਵੀ ਨਹੀਂ ਵਿਚਾਰਿਆ ਹੈ। 'ਅਸੋਚ” ਅਤੇ 'ਕੁਮੰਤ੍ਰਤਾ” ਨੂੰ ਅਨੇਕ 
ਬਾਣਾਂ ਨਾਲ ਮਾਰਿਆ ਹੈ। _'ਕਲੰਕ” ਨੂੰ _ਨਿਸੰਗ _ਹੋ_ ਕੇ ਹਜ਼ਾਰ _ਬਾਣਾਂ ਨਾਲ ਘਾਇਲ _ਕਰ 
ਦਿੱਤਾ ਹੈ।੩੧੮। 

'ਕ੍ਰਿਤਘਨਤਾ”, 'ਬਿਸ੍ਰਾਸਘਾਤ' ਅਤੇ _'ਮਿਤੁਘਾਤ” ਨੂੰ ਮਾਰ ਦਿੱਤਾ ਹੈ। (ਇਸੇ ਤਰ੍ਹਾਂ) 
“ਰਾਜ ਦੋਖ” ਅਤੇ 'ਬ੍ਰਹਮ ਦੋਖ” ਨੂੰ ਬੁਹਮ ਅਸਤ _ਨਾਲ ਝਾੜ ਦਿੱਤਾ ਹੈ। _“ਉਚਾਟ”, ਮਾਰਣ” 
ਅਤੇ _'ਬਸੀਕਰਣ” ਆਦਿ ਨੂੰ ਤੀਰਾਂ __ਨਾਲ ਨਸ਼ਟ _ਕਰ ਦਿੱਤਾ ਹੈ। 'ਬ਼ਿਖਾਧ” ਨੂੰ _ਬਿਖਾਧ 
(ਲੜਾਈ ਝਗੜੇ) _ਕਰ ਕੇ ਵੱਡਾ ਨਹੀਂ ਮੰਨਿਆ ਹੈ।੩੧੯। 

ਰਥਾਂ ਵਾਲੇ, ਘੋੜਿਆਂ ਵਾਲੇ, ਹਾਥੀਆਂ ਵਾਲੇ ਅਤੇ _ਪਿਆਦੇ (ਸਿਪਾਹੀ) ਡਰ ਦੇ ਮਾਰੇ 
ਭਜ ਗਏ _ਹਨ। _ਰਥੀ ਅਤੇ ਮਹਾਰਥੀ _ਲਾਜ-ਮਰਯਾਦਾ ਨੂੰ ਭੁਲਾ ਕੇ ਭਜ ਗਏ _ਹਨ। (ਇਹ) 
ਜੋ ਅਸੰਭਵ ਯੁੱਧ ਹੋਇਆ ਹੈ, ਇਸ ਦਾ ਵਰਣਨ ਕਿਵੇਂ ਕਰੀਏ। ਜੇ ਹਜ਼ਾਰ ਜੀਭਾਂ ('ਬਾਕ”) 
ਨਾਲ ਵਰਣਨ ਕਰੀਏ, ਤਾਂ ਵੀ ਪਾਰ ਨਹੀਂ ਪਾਇਆ ਜਾਂ _ਸਕਦਾ।੩੨0। 


ਕਲੰਕ, ਬਿਭ੍ਰਮ _ਅਤੇ _ਕ੍ਰਿਤਘਨਤਾ ਆਦਿ ਨੂੰ ਮਾਰ ਦਿੱਤਾ ਹੈ। _ਬਿਖਾਦ ਅਤੇ 
ਬਿਪਦਾ _ਆਦਿਕਾਂ ਨੂੰ ਵੀ ਚਿਤ ਵਿਚ ਕੁਝ ਵੀ ਨਹੀਂ ਗਿਣਿਆ ਹੈ। (ਇਸੇ ਤਰ੍ਹਾਂ) 
ਮਿਤ੍ਰਦੋਖ, _ਰਾਜਦੋਖ ਅਤੇ ਈਰਖਾ ਨੂੰ ਮਾਰ ਕੇ, ਉਚਾਟ ਅਤੇ ਬ਼ਿਖਾਧ ਨੂੰ ਰਣ ਵਿਚੋ 


(ਬਾਹਰ) ਕਢ ਦਿੱਤਾ ਹੈ।੩੨੧। 


ਗਿਲਾਨੀ, _ਕੋਪ (ਕ੍ਰੋਧ) _ਅਤੇ ਮਾਨ ਨੂੰ ਬੇਸ਼ੁਮਾਰ ('ਅਪੁਮਾਨ”) _ਬਾਣਾਂ ਨਾਲ ਮਾਰਿਆ 
ਹੈ। “ਅਨਰਥ” ਨੂੰ “ਸਮਰਥ” ਨੇ ਹਜ਼ਾਰ ਬਾਣਾਂ ਨਾਲ ਚੀਰ ਦਿੱਤਾ ਹੈ। 'ਕੁਚਾਰ” ਨੂੰ “ਚਾਰ” ਦੇ 
ਹਜ਼ਾਰ _ਬਾਣਾਂ ਨਾਲ ਮਾਰਿਆ ਹੈ। _'ਕੁਕਸਟ” ਅਤੇ _'ਕੁਕ੍ਰਿਆ” ਨੂੰ ਡਰਾ ਕੇ _ਭਜਾ ਦਿੱਤਾ 
ਹੰ।੩੨੨। 


ਛਾਪਯ _ਛੱਦਾ 


ਅਤਪ ਬੀਰ ਕਉ ਤਾਕਿ ਬਾਨ ਸਤਰਿ ਮਾਰੇ ਤਪ। 
ਨਵੇ ਸਾਇਕਨਿ ਸੀਲ ਸਹਸ ਸਰ _ਹਨੈ ਅਜਪ _ਜਪ। 
ਬੀਸ _ਬਾਣ _ਕੁਮਤਹਿ ਤੀਸ ਕੁਕਰਮਹਿ ਭੇਦ੍ਯੋ। 


'ਅਤਪ” (ਨਾਂ ਦੇ) ਸੂਰਮੇ ਨੂੰ ਤਪ” (ਯੇਧੇ) ਨੇ ਤਕ ਕੇ ਸੱਤਰ ਬਾਣ ਮਾਰੇ ਹਨ। ਸੀਲ 
ਨੇ (ਅਸੀਲ ਨੂੰ) ਨਵੇ _ਬਾਣਾਂ ਨਾਲ ਅਤੇ ਜਪ” ਨੇ _'ਅਜਪ” ਨੂੰ ਹਜ਼ਾਰ ਤੀਰਾਂ ਨਾਲ ਮਾਰਿਆ 
ਹੈ। 'ਕੁਮਤੀ” ਨੂੰ ਵੀਹ ਤੀਰਾਂ ਨਾਲ ਅਤੇ 'ਕੁਕਰਮ” ਨੂੰ ਤੀਹ _ਬਾਣਾਂ ਨਾਲ ਚੀਰ ਦਿੱਤਾ ਹੈ। 


੩੭% 


ਸੀ _ਦਸਮ-ਗ੍ਰੰਥ _ਸਾਹਿਬ 


ਦਸ _ਸਾਇਕ ਦਾਰਿਦੂ ਕਾਮ ਕਈ ਬਾਣਨਿ ਛੇਦ੍ਯੋ। 
ਬਹੁ ਬਿਧਿ ਬਿਰੋਧ ਕੋ ਬਧ ਕੀਯੋ _ਅਬਿਬੇਕਹਿ ਸਰ ਸੈਧਿ ਰਣਿ। 
ਰਣਿ ਰੋਹ ਕ੍ਰੋਹ ਕਰਵਾਰ ਗਹਿ ਇਮ ਸੰਜਮ ਬੁਲ੍ਯੋ ਬਯਣ। _੩੨੩॥। 


ਅਰੁਣ _ਪਛਮਹਿ ਉਨ੍ਰੈ ਬਰੁਣੁ _ਉਤਰ ਦਿਸ _ਤਕੈ। 

ਮੇਰੁ ਪੰਖ ਕਰਿ ਉਡੇ ਸਰਬ ਸਾਇਰ ਜਲ ਸੁਕੈ। 

ਕੋਲ ਦਾੜ _ਕੜਮੁੜੈ _ਸਿਮਟਿ ਫਨੀਅਰ _ਫਣ _ਫਟੈ। 

ਉਲਟਿ ਜਾਨ੍ਹਵੀ ਬਹੈ ਸਤ _ਹਰੀਚੈਦੇ ਹਟੈ। 

ਸੰਸਾਰ ਉਲਟ ਪੁਲਟ ਹ੍ਹੈ ਧਸਕਿ _ਧਉਲ _ਧਰਣੀ ਫਟੈ। 

ਸੁਨਿ ਨ੍ਰਿਪ ਅਬਿਬੇਕ ਸੁ ਬਿਬੇਕ ਭਟਿ ਤਦਪਿ ਨ ਲਟਿ ਸੰਜਮ ਹਟੈ।੩੨੪। 


ਤੋਨੇ ਲੰਨ # ਨੁੰਨਾ ਕਹਤਾ ਹੈਂ _ ਤਰਾ ਸ਼ਦਕਾ ਤੇਲੀ ਸ਼ਗਣੇ 
ਭੁਸ਼ੰਨਾ ਪੁਯਾਤ ਛੰਦ 
ਕੁਪ੍ਯੋ _ਸੰਜਮੰ ਪਰਮ ਜੋਧਾ ਜੁਝਾਰੈ। 
ਬਡੋ __ਗਰਬਧਾਰੀ ਬਡੋ _ਨਿਰਬਿਕਾਰੈ। 
ਅਨੰਤਾਸਤੁ ਲੈ ਕੈ _ਅਨਰਥੈ ਪੁਹਾਰ੍ਯੋ। 
ਅਨਾਦਤ ਕੇ ਅੰਗ ਕੋ ਛੇਦ ਡਾਰ੍ਯੋ। _੩੨੫। 
ਤੰਠੇ ਜੋਨ ਕਹਤ ਹੱ 
ਇਸੋ ਜੁਧੁ ਬੀਤ੍ਯੋ ਕਹਾ ਲੌ ਸੁਨਾਊ। 
ਰਟੋ_ਸਹੰਸ ਜਿਹਵਾ ਨ ਤਉ ਅੰਤ ਪਾਊ। 
ਦਸੈ _ਲਛ ਜੁਗ੍ਯ ਸੁ ਬਰਖੰ ਅਨੰਤੇ। 
ਭਯੋ _ਬੀਰਖੇਤੇ _ਕਥੈ ਕਉਣ _ਖੰਤੰ। ੩੨੬। 
ਤੋਰੇ ਜੌਰ ਅੰਨਾ ਕਹਤਾ ਨੰ 
ਭਈ ਅੰਧ ਧੁੰਧ ਮਚ੍ਯੋ ਬੀਰ ਖੇਤੇ। 
ਨਚੀ _ਜੁਗਣੀ _ਚਾਰੁ _ਚਉਸਠ ਪ੍ਰੇਤੈ। 
ਨਚੀ ਕਾਲਕਾ ਸ੍ਰੀ _ਕਮਖ੍ਯਾ _ਕਰਾਲੈ। 
ਡਕੈ _ਡਾਕਣੀ ਜੋਧ _ਜਾਰੈਤ ਜ੍ਰਾਲੈ। _੩੨੭। 
ਤੋਰਾ ਲੱਰ 
ਮਦ੍ਯੋ ਜੋਰ ਜੁਧੰ ਹਟ੍ਯੋ ਨਾਹਿ ਕੋਊ। 
ਬਡੇ _ਛਤ੍ਰਧਾਰੀ ਪਤੀ ਛਤ੍ਰ ਦੋਊ। 
ਖਪ੍ਯੋ ਸਰਬ _ਲੋਕੈ _ਅਲੋਕੇ _ਅਪਾਰੈ। 
ਮਿਟੇ ਜੁਧ ਤੇ ਏ ਨ ਜੋਧਾ ਜੁਝਾਰੈ। ੩੨੮। 


ਰੁਦੂ _ਅਵਤਾਰ ੩੭੩ 
'ਦਰਿਦੂ” ਨੂੰ ਦਸ _ਬਾਣਾਂ ਨਾਲ ਅਤੇ _'ਕਾਮ” (ਕਾਮਨਾ) ਨੂੰ 

ਅਬਿਬੇਕ ਨੂੰ ਬਹੁਤ ਤਰ੍ਹਾਂ _ਨਾਲ _ਤੀਰਾਂ ਦਾ _ਨਿਸ਼ਾਣਾ ਬਣਾ ਕੇ _'ਬਿਰੋਧ” ਨੂੰ ਰਣ ਵਿਚ 
ਮਾਰਿਆ ਹੈ। ਇਸ ਤਰ੍ਹਾਂ ਰਣ ਵਿਚ ਕ੍ਰੋਧਿਤ ਹੋ ਕੇ ਅਤੇ 

“ਸੰਜਮ” ਨੇ ਬੋਲ ਉਚਾਰੇ _ਹਨ।੩੨੩। 


ਟਲੇਗਾ, _ਨ__ ਹਟੇਗਾ।੩੨੪। 


ਤੌਠੇ ਛਲ ਤੇ #ੱ' ਕੰਨਾ ਕਹਿੰਦਾ ਹਾ/ ਤੌਰਾ ਸ਼ਦਕਨ ਤੇਗ ਸ਼ਰਨ 
ਭੁਸ਼ੰਨਾ ਪੁਯਾਤ ਛੰਦ 


ਬੜੇ ਜੁਝਾਰੂ ਯੋਧੇ _'ਸੰਜਮ” ਨੇ ਕ੍ਰੋਧ ਕੀਤਾ ਹੈ। (ਜੋ) ਵੱਡਾ _ਅਭਿਮਾਨੀ ਅਤੇ _ਬਹੁਤ 
ਹੀ ਨਿਰਵਿਕਾਰ ਹੈ। (ਉਸ ਨੇ) ਅਨੰਤ ਅਸਤੁ _ਲੈ ਕੇ “ਅਨਰਥ” ਨੂੰ ਮਾਰਿਆ ਹੈ। _'ਅਨਾਦਤ” 
ਦੇ ਸ਼ਰੀਰ ਨੂੰ _ਵਿੰਨ੍ਹ _ਸੁਟਿਆ _ਹੈ।੩੨੫। 

ਇਸ ਤਰ੍ਹਾਂ ਦਾ ਯੁੱਧ ਹੋਇਆ, (ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ। (ਜੇ) ਹਜ਼ਾਰ 
ਜੀਭਾਂ ਨਾਲ ਬਿਆਨ ਕਰਾਂ ਤਾਂ ਵੀ ਅੰਤ ਨਹੀਂ ਪਾ _ਸਕਦਾ। ਦਸ ਲੱਖ ਯੁਗਾਂ ਅਤੇ ਅਨੰਤ 
ਵਰ੍ਹਿਆਂ ਤਕ _ਰਣ-ਭੂਮੀ ਵਿਚ _ ਯੁੱਧ ਹੁੰਦਾ _ਰਿਹਾ। (ਭਲਾ _ਇਸ _ਦਾ) ਕੌਣ ਕਥਨ _ਕਰ 
ਸਕਦਾ _ਹੈ।੩੨੬। 


ਤੋਲੇ ਕਲ ਨਾਲ ਕਾਹਦਾ ਹਾਂ 


ਭਾਰੀ ਯੁੱਧ ਮਚਿਆ ਹੈ ਅਤੇ ਅੰਧਾ ਧੁੰਧ ਹੋ ਗਈ ਹੈ। _ਚੌਂਸਨ ਜੋਗਣਾਂ ਅਤੇ ਪ੍ਰੇਤ 
(ਆ ਕੇ ਯੁੱਧ-ਭੂਮੀ ਵਿਚ) _ਚੰਗੀ ਤਰ੍ਹਾਂ _ਨਚੇ _ਹਨ। _ਭਿਆਨਕ _ਕਾਲਿਕਾ _ਅਤੇ _ਕਮਖ੍ਯਾ 
ਹਨ।੩੨੭। 
ਤੌਰਾ ਸੰਨ 


ਬਹੁਤ _ਤਕੜਾ ਯੁੱਧ _ਮਚਿਆ ਹੈ ਅਤੇ ਕੋਈ ਵੀ ਹਟਿਆ ਨਹੀਂ _ਹੈ। ਦੋਵੇਂ ਹੀ 
ਬਹੁਤ _ਛਤ੍ਰਧਾਰੀ ਅਤੇ _ਛਤ੍ਰਪਤੀ _ਹਨ। ਸਾਰੇ ਲੋਕਾਂ ਅਤੇ (ਅਣਦਿਸਦੇ) ਅਪਾਰ 
ਅਲੋਕਾਂ ਨੂੰ _ਖਪਾ ਦਿੱਤਾ _ਹੈ, _ (ਪਰ) _ਇਹ ਜੁਝਾਰੂ ਯੋਧੇ ਯੁੱਧ ਤੋਂ ਮਿਟੇ ਨਹੀਂ 
ਹਨ।੩੨੮। 


੩੭੪ ਸੀ _ਦਸਮ-ਗ੍ਰੰਥ _ਸਾਹਿਬ 


ਤੌਰਾ ਜ਼ੱਰਾ 
ਦੰਹਾਰਾ 
ਚਟਪਟ ਸੁਭਟ ਬਿਕਟ ਕਟੇ ਝਟਪਟ ਭਈ _ਅਭੰਗ। 
ਲਟਿ ਭਟ ਹਟੇ ਨ ਰਨ ਘਟ੍ਯੋ ਅਟਪਟ ਮਿਟ੍ਯੋ ਨ ਜੰਗ। ੩੨੯। 


ਤੋਰੇ ਜਰ 
ਚੱਪਣ/ 
ਬੀਸ _ਲਛ ਜੁਗ ਐਤੁ ਪ੍ਰਮਾਨਾ। ਲਰੇ ਦੋਊ ਭਈ ਕਿਸ ਨ ਹਾਨਾ। 
ਤਬ ਰਾਜਾ ਜੀਅ ਮੈ ਅਕੁਲਾਯੋ। ਨਾਕ _ਚਢੇ ਮਛਿੰਦੂ ਪੈ _ਆਯੋ। _੩੩0। 


ਕਹਿ ਮੁਨਿ ਬਰਿ ਸਭ ਮੋਹਿ ਬਿਚਾਰਾ। ਏ ਦੋਊ ਬੀਰ ਬਡੇ ਬਰਿਆਰਾ। 
ਇਨ ਕਾ ਬਿਰੁਧ ਨਿਵਰਤ ਨ _ਭਯਾ। _ਇਨੋ _ਛਡਾਵਤ ਸਭ ਜਗੁ _ਗਯਾ। _੩੩੧। 


ਇਨੈ ਜੁਝਾਵਤ ਸਬ ਕੋਈ ਜੂਝਾ। ਇਨ ਕਾ ਅੰਤ ਨ ਕਾਹੂ ਸੂਝਾ। 
ਏ ਹੈ ਆਦਿ ਹਠੀ ਬਰਿਆਰਾ। ਮਹਾਰਥੀ ਅਉ ਮਹਾ _ਭਯਾਰਾ। ੩੩੨। 


ਬਚਨੁ _ਮਛਿੰਦੂ ਸੁਨਤ ਚੁਪ _ਰਹਾ। ਧਰਾ ਨਾਥ _ਸਬਨਨ _ਤਨ _ਕਹਾ। 
ਚਕ੍ਰਿਤ ਚਿਤ ਚਟਪਟ ਹ੍ਹੈ ਦਿਖਸਾ। ਚਰਪਟ ਨਾਥ _ਤਦਿਨ ਤੇ _ਨਿਕਸਾ। ੩੩੩। 


/ਏ/ਤਾ _'ਓਰਘਟ`_ ਨਾਥ” ਪੁਗਟਣ ਨਹ? 
ਚੱਪਣਾ 
ਸੁਨਿ ਰਾਜਾ ਤੁਹਿ ਕਹੈ ਬਿਬੇਕਾ। ਇਨ ਕਹ ਦ੍ਰੈ ਜਾਨਹੁ ਜਿਨਿ ਏਕਾ। 
ਏ ਅਬਿਕਾਰ ਪੁਰੁੂਖ ਅਵਤਾਰੀ। ਬਡੇ __ਧਨੁਰਧਰ ਬਡੇ _ਜੁਝਾਰੀ। ੩੩੪। 


ਆਦਿ ਪੁਰੁਖ ਜਬ ਆਪ ਸੰਭਾਰਾ। ਆਪ ਰੂਪ ਮੈ ਆਪ ਨਿਹਾਰਾ। 
ਓਅੰਕਾਰ ਕਹ _ਇਕਦਾ _ਕਹਾ। _ਭੂਮਿ ਅਕਾਸ ਸਕਲ _ਬਨਿ _ਰਹਾ। _੩੩੫। 


ਦਾਹਨ ਦਿਸ ਤੇ ਸਤਿ ਉਪਜਾਵਾ। _ਬਾਮ ਪਰਸ ਤੇ ਝੂਠ _ਬਨਾਵਾ। 
ਉਪਜਤ ਹੀ ਉਠਿ ਜੁਝੇ ਜੁਝਾਰਾ। ਤਬ ਤੇ ਕਰਤ ਜਗਤ ਮੈ ਰਾਰਾ। ੩੩੬। 


ਸਹੰਸ _ਬਰਖ ਜੋ ਆਯੂ _ਬਢਾਵੈ। ਰਸਨਾ ਸਹਸ ਸਦਾ ਲੌ _ਪਾਵੈ। 
ਸਹੰਸ ਜੁਗਨ ਲੌ ਕਰੇ _ਬਿਚਾਰਾ। ਤਦਪਿ ਨ _ਪਾਵਤ ਪਾਰ _ਤੁਮਾਰਾ। ੩੩੭। 


ਰੁਦੂ ਅਵਤਾਰ ੩੭੫ 
ਤੌਰਾ ਸਰ 
ਦੰਹਰਾ 

ਝਟਪਟ ਹੀ ਨ ਕਟੇ ਜਾ ਸਕਣ ਵਾਲੇ ਯੋਧੇ ਕਟੇ ਗਏ ਹਨ ਅਤੇ ਨ ਭੰਗ ਹੋਣ 
ਵਾਲੇ ਵੀ ਝਟਪਟ (ਭੰਗ) ਹੋ ਗਏ ਹਨ। ਨ ਸੂਰਮੇ ਟਲੇ ਹਨ ਅਤੇ ਨ ਹਟੇ ਹਨ; ਨ ਲੜਾਈ 
ਘਟੀ ਹੈ _ਅਤੇ ਨ ਹੀ ਇਸ ਅਟਪਟੀ ਅਵਸਥਾ _ਵਿਚ _ਯੁੱਧ _ਮਿਟਿਆ _ਹੈ।੩੨੯। 
ਤੌਰਾ ਸਰ 
ਚੱਪਣਾ/ 


ਦੋਵੇਂ ਲੜਦੇ ਰਹੇ, ਪਰ ਕਿਸੇ 
ਦਾ ਰ ਨ ਹੋਇਆ। ਤਦ ਰਾਜਾ (ਪਾਰਸ ਨਾਥ) ਮਨ ਵਿਚ ਵਿਆਕੁਲ _ਹੋ__ਗਿਆ। 
ਨਕ ਚੜ੍ਹਾ _ਕੇ _ਮਛਿੰਦੁ _ਕੋਲ _ਆਇਆ।੩੩0। 


(ਅਤੇ _ਕਹਿਣ ਲਗਿਆ) ਹੇ ਸੂਸ਼ਨ ਮੁਨੀ! ਮੈਨੂੰ _ਸਾਰਾ ਵਿਚਾਰ ਕਹਿ ਕੇ _ਦਸ। 
ਦੋਵੇਂ ਸੂਰਮੇ _ਬਹੁਤ _ਬਲਵਾਨ _ਹਨ। ਇਨ੍ਹਾਂ _ਦਾ _(ਆਪਸੀ) _ਵਿਰੋਧ _ਨਿਵ੍ਰਿਤ ਨਹੀਂ 
ਹੈ 


।_ ਇਨ੍ਹਾਂ ਨੂੰ _ਛੁਡਾਂਦਿਆਂ ਛੁਡਾਂਦਿਆਂ ਸਾਰਾ ਜਗਤ _(ਨਸ਼ਟ ਹੋ) ਗਿਆ _ਹੈ।੩੩੧। 


ਇਨ੍ਹਾਂ ਨੂੰ _ਲੜਾਉਂਦੇ ਹੋਇਆਂ ਹਰ ਕੋਈ ਜੂਝ ਮਰਿਆ ਹੈ। (ਪਰ) ਇਨ੍ਹਾਂ ਦਾ ਅੰਤ 
ਕਿਸੇ ਨੇ ਵੀ ਨਹੀਂ ਜਾਣਿਆ ਹੈ। ਇਹ ਸਭ ਤੋਂ ਮੁਢਲੇ _ਹਠੀ ਅਤੇ ਬਲਵਾਨ ਹਨ; ਮਹਾਰਥੀ 
ਅਤੇ _ਬਹੁਤ ਭਿਆਨਕ _ਹਨ।੩੩੨। 


ਮਛਿੰਦੂ _(ਰਾਜੇ ਦੇ) ਬਚਨ ਸੁਣ ਕੇ ਚੁਪ ਹੀ ਰਿਹਾ। (ਫਿਰ) ਰਾਜੇ (ਪਾਰਸ ਨਾਥ) 
ਨੇ ਸਭ ਨੂੰ ਕਿਹਾ। (ਮਫਿੰਦੂ ਨੇ) ਚਿਤ ਵਿਚ ਹੈਰਾਨ ਹੋਕੇ ਝਝਟਪਟ (ਪਾਰਸ _ਨਾਥ _ਵਲ) 
ਤਕਿਆ। _ਉਸ _ਦਿਨ ਤੋਂ ਚਰਪਟ ਨਾਥ _ ਪ੍ਰਗਟ ਹੋ _ਗਿਆ।੩੩੩। 

/ਟੈਲੇਂ_ਚਰਘਟ ਨਾਥ ਨਨ ਵਾਲ਼ਾ (ਜੌਨ _ਪੁਗਟ ਗੋਂਇਆ/ 

ਚੱਪਣ/ 

ਹੇ ਰਾਜਨ! ਸੁਣੋ, ਤੁਹਾਨੂੰ ਬਿਬੇਕ ਦਾ (ਬ੍ਰਿਤਾਂਤ) ਕਹਿੰਦਾ ਹਾਂ। ਇਨ੍ਹਾਂ ਦੋਹਾਂ ਨੂੰ ਦੋ 
ਨ ਸਮਝੋਂ, ਇਕ ਹੀ __ਹਨ। _ਇਹ ਵਿਕਾਰ ਰਹਿਤ ਅਵਤਾਰੀ ਪੁਰਸ਼ _ਹਨ। ਵੱਡੇ _ਧਨੁਸ਼ਧਾਰੀ 
ਅਤੇ ਬਹੁਤ _ਲੜਾਕੇ _ਹਨ।੩੩੪। 


ਆਦਿ ਪੁਰਖ _ਨੇ _ਜਦ ਆਪਣੇ _ਆਪ ਨੂੰ _ਸੈਭਾਲਿਆ। (ਤਾਂ) ਆਪਣੇ ਰੂਪ _ਵਿਚ 
ਆਪਣੇ ਆਪ ਨੂੰ ਵੇਖਿਆ। (ਉਸ ਨੇ) ਇਕ ਵਾਰ ਓਅੰਕਾਰ” (ਸ਼ਬਦ) ਕਿਹਾ, (ਤਦ) ਸਾਰੀ 
ਭੂਮੀ _ਅਤੇ _ਆਕਾਸ਼ _ਬਣ _ਕੇ ਸਥਿਤ _ਹੋ__ਗਿਆ।੩੩੫। 

ਸੌਜੇ ਪਾਸੇ ਤੋਂ “ਸਤਿ” ਨੂੰ ਪੈਦਾ ਕੀਤਾ ਅਤੇ ਖਬੇ_ਪਾਸੇ_ਤੋਂ_ “ਝੂਠ” ਨੂੰ ਉਤਪੰਨ ਕੀਤਾ। 
ਪੈਦਾ ਹੁੰਦਿਆਂ ਹੀ (ਇਹ ਦੋਵੇਂ) ਸੂਰਮੇ ਲੜਨ _ਲਗ _ਗਏ। _ਤਦ ਤੋਂ (ਇਹ) ਜਗਤ _ਵਿਚ 
ਲੜਾਈ _ ਕਰਦੇ ਆ ਰਹੇ ਹਨ।੩੩੬। 

ਜੋ (ਕੋਈ) ਹਜ਼ਾਰ ਸਾਲ ਉਮਰ _ਵਧਾ ਲਵੇ ਅਤੇ ਹਜ਼ਾਰ _ਹੀ _ਜੀਭਾਂ ਸਦਾ ਲਈ 
ਪ੍ਰਾਪਤ _ਹੋ__ਜਾਣ। _ਹਜ਼ਾਰ _ਯੁੱਗਾਂ ਤਕ _ਵਿਚਾਰ ਕਰਦਾ ਰਹੇ, ਤਾਂ ਵੀ (ਹੇ ਪੂਭੂ!) _ਤੇਰਾ 


ਪਾਰ _ ਨਹੀਂ ਪਾਇਆ ਜਾਂ _ ਸਕਦਾ।੩੩੭। 


੩੭੬ ਸੀ _ਦਸਮ-ਗ੍ੰਥ _ਸਾਹਿਬ 


ਤੋਲੇ ਜੌਂਰ ਕੰਨਾ ਕਹਤਾ 
ਬਿਆਸ _ਪਰਾਸਰ ਅਉ ਰਿਖਿ ਘਨੇ। _ਸਿੰਗੀ ਰਿਖਿ ਬਕਦਾਲਭ _ਭਨੇ। 
ਸਹੰਸ ਮੁਖਨ ਕਾ ਬ੍ਰਹਮਾ ਦੇਖਾ। ਤਊ ਨ ਤੁਮਰਾ ਅੰਤੁ ਬਿਸੇਖਾ। ੩੩੮। 


ਤੋਰਾ ਜ਼ਰਾ 
ਦੰਹਰਾ 
ਸਿੰਧੁ ਸੁਭਟ ਸਾਵੰਤ ਸਭ ਮੁਨਿ ਗੰਧਰਬ ਮਹੰਤ। 
ਕੋਟਿ ਕਲਪ ਕਲਪਾਂਤ ਭੇ ਲਹ੍ਯੋ ਨ ਤੇਰੋ ਅੰਤ। ੩੩੯। 
ਤੋਠੇ ਜੌਨ % ਕਹ 
ਭੁਸੰਗ ਪੁਯਾਤ ਛੰਦ 
ਸੁਨੋ ਰਾਜ ਸਰਦੂਲ ਉਚਰੋਂ ਪ੍ਰਬੋਧੈ। ਸੁਨੋ ਚਿਤ ਦੈ ਕੈ ਨ ਕੀਜੈ _ਬਿਰੋਧੈ। 
ਸੁ ਸ੍ਰੀ ਆਦ ਪੁਰਖ ਅਨਾਦੈ ਸਰੂਪੰ। ਅਜੇਅੰ ਅਭੇਅੰ ਅਦਰੀ ਅਰੂਪੰ। ੩੪0। 


ਅਨਾਮੰ _ਅਧਾਮੰ _ਅਨੀਲੈ _ਅਨਾਦੇ। _ਅਜੈਅੰ ਅਭੈਅੰ ਅਵੈ ਨਿਰ ਬਿਖਾਦੇ। 
ਅਨੰਤ ਮਹੈਤੇ ਪਿਰਿਥੀਸੈ ਪੁਰਾਣੈ। ਸੁ _ਭਬ੍ਯੈ _ਭਵਿਖ੍ਯ _ਅਵੈਯ _ਭਵਾਣੰ। ੩੪੧੧ 


ਜਿਤੇ ਸਰਬ ਜੋਗੀ ਜਟੀ ਜੰਤਰ _ਧਾਰੀ। _ਜਲਾਸ੍ਰੀ ਜਵੀ _ਜਾਮਨੀ _ਜਗਕਾਰੀ। 
ਜਤੀ ਜੋਗ _ਜੁਧੀ _ਜਕੀ ਜ੍ਰਾਲ _ਮਾਲੀ। ਪ੍ਰਮਾਥੀ ਪਰੀ ਪਰਬਤੀ _ਛਤ੍ਰਪਾਲੀ। ੩੪੨। 


ਤੋਰਾ ਜ਼ਰ 
ਸਬੈ ਝੂਠੁ ਮਾਨੋ ਜਿਤੇ ਜੰਤਰ ਮੌਤੂੰ। ਸਬੈ ਫੋਕਟ ਧਰਮ ਹੈ ਭਰਮ ਤੌਤ੍ਰੰ। 
ਬਿਨਾ ਏਕ ਆਸੈ _ਨਿਰਾਸੈ ਸਬੈ ਹੈ। ਬਿਨਾ ਏਕ ਨਾਮ ਨ ਕਾਮੰ ਕਬੈ ਹੈ। ੩੪੩। 


ਕਰੇ ਮੰਤੁ ਜੈਤ੍ੂਰੰ ਜੁ ਪੈ ਸਿਧ ਹੋਈ। ਦਰੈ ਦ੍ਰਾਰ ਭਿ੍ਯਾ ਭ੍ਰਮੈ ਨਾਹਿ ਕੋਈ। 
ਧਰੇ ਏਕ ਆਸਾ _ਨਿਰਾਸੋਰ ਮਾਨੈ। ਬਿਨਾ ਏਕ ਕਰਮ ਸਬੈ ਭਰਮ ਜਾਨੈ। ੩੪੪। 


ਰੁਦੂ ਅਵਤਾਰ ੩੭੭ 


ਤੋਲੇ ਜ਼ੌਰ ਨਾਲ਼ ਕੁੰਨਾ ਕ/ਹੰਦਾ ਹਾਂ 

ਬਿਆਸ _ ਅਤੇ _ਪਰਾਸ਼ਰ _ਵਰਗੇ _ ਬਹੁਤ _ਰਿਸ਼ੀ (ਹੋਏ _ਹਨ)। _ਸਿਰੰਗੀ _ਰਿਸ਼ੀ _ਅਤੇ 
ਬਕਦਾਲਭ _ ਆਦਿਕ _ (ਤੇਰਾ _ਯਸ਼) _ਕਹਿੰਦੇ _ਹਨ। _ਹਜ਼ਾਰ _ ਮੂੰਹਾਂ ਵਾਲਾ _ਬੂਹਮਾ ਵੇਖਿਆ ਹੈ, 
ਫਿਰ ਵੀ (ਕਿਸੇ) ਖਾਸ ਨੇ ਤੇਰਾ ਅੰਤ ਨਹੀਂ ਪਾਇਆ _ਹੈ।੩੩੮। 
ਤੌਰਾ ਸ਼ੌਰ 
ਦੰਹਰਾ 

ਸਮੁੰਦਰ, ਯੋਧੇ, _ਸੈਨਾਪਤੀ, _ਸਾਰੇ ਮੁਨੀ, _ਗੰਧਰਬ _ ਅਤੇ _ਮਹੰਤ _(ਹੋਏ ਹਨ ਅਤੇ) 
ਕਰੋੜਾਂ _ਕਲਪ _ਅਤੇ _ਕਲਪਾਂ ਦੇ ਅੰਤ ਹੋ _ਗਏ ਹਨ, (ਪਰ _ਕਿਸੇ ਨੇ) ਤੇਰਾ ਅੰਤ ਨਹੀਂ 
ਪਾਇਆ _ਹੈ।੩੩੯। 
ਤੋਨੇ ਭਲ ਕਰ ਕੇ ਕਹਿੰਦਾ ਹਾਂ 
ਭੁਸ਼ੰਨਾ ਪੁਯਾਤ ਛੰਦ 

ਹੇ ਬਬਰ _ਸ਼ੇਰ _ਵਰਗੇ! ਸੁਣੋ, _ਰਾਜਾ (ਪਾਰਸ _ਨਾਥ), (ਮੈਂ) ਪੂਰਨ ਗਿਆਨ (ਦੀ 
ਗੱਲ) ਕਹਿਣ ਲਗਿਆ ਹਾਂ। ਚਿਤ ਦੇ ਕੇ ਸੁਣਨਾ ਅਤੇ ਵਿਰੋਧ ਨ _ਕਰਨਾ। ਉਹ ਸੀ 
ਆਦਿ ਪੁਰਸ਼ _ਅਨਾਦਿ, ਅਜੈ, ਅਭੈ, _ਅਦਗ _(ਨ ਜਲਣ ਵਾਲਾ) ਅਤੇ ਨਿਰਾਕਾਰ _ਸਰੂਪ 
ਵਾਲਾ ਹੈ।੩੪0। 

(ਉਹ) ਨਾਮ ਤੋਂ ਰਹਿਤ, ਧਾਮ ਤੋਂ ਰਹਿਤ, ਗਿਣਤੀ ਤੋਂ ਪਰੇ ਅਤੇ ਆਦਿ ਤੋਂ ਬਿਨਾ 
ਹੈ। (ਉਹ) ਅਜੈ, ਅਭੈ, _ਨਿਰਵਿਕਾਰ _(ਅਵੈ) ਅਤੇ _ਨਿਰ-ਵਿਸ਼ਾਦ (ਝਗੜਿਆਂ ਤੋਂ _ਰਹਿਤ) 
ਹੈ। _(ਉਹ) ਅਨੰਤ, _ਮਹਾਨਤਾ _ਵਾਲਾ, ਪ੍ਰਿਥਵੀ _ਦਾ ਸੁਆਮੀ ਅਤੇ ਪੁਰਾਤਨ _ਹੈ। _(ਉਹ) 
ਹੋ ਚੁਕਿਆ, _ਭਵਿਸ਼ _ਵਿਚ _ਹੋਣ ਵਾਲਾ _ ਅਤੇ _ਹੁਣ _ ਵਰਤਮਾਨ _ਹੈ।੩੪੧। 
ਦੇ ਆਸਰੇ _ਜੀਣ ਵਾਲੇ, _ਜਵਾਂ ਦਾ ਭੋਜਨ ਕਰਨ ਵਾਲੇ, (ਸਾਰੀ) ਰਾਤ ਜਾਗ _ਕੇ _ਕਟਣ 
ਵਾਲੇ ਅਤੇ _ਯੌਗ _ਕਰਨ _ਵਾਲੇ ਹਨ; ਜਤੀ, ਜੋਗੀ, ਯੋਧਾ, _ਜਕੀ _(ਹਠੀ, ਅਥਵਾ _ਅਗਨੀ- 
ਪੂਜ), _ਅਗਨੀ _ਦੇ ਧੂਣੇ _ਤਪਾਉਣ ਵਾਲੇ _ਹਨ। _ਪਰਮਾਰਥ _ਦੀ ਖੋਜ _ਕਰਨ _ਵਾਲੇ, _(ਸਭ 
ਤੋਂ) ਪਰੇ _ਰਹਿਣ ਵਾਲੇ, _ਪਰਬਤਾਂ _ਦੇ ਨਿਵਾਸੀ _ਅਤੇ _ਛਤ੍ਰਪਾਲ (ਰਾਜੇ) _ਹਨ।੩੪੨। 


ਜਿਤਨੇ ਵੀ ਜੰਤੁ ਮੰਤੁ ਹਨ, _ਸਭ ਨੂੰ _ਝੁਠ ਮੰਨੋ। ਸਾਰੇ ਧਰਮ ਫੋਕੇ (ਵਿਅਰਥ) ਹਨ 


ਅਤੇ ਤੰਤੁ _ਭਰਮ _ਹਨ। ਇਕ ਦੀ ਆਸ ਤੋਂ ਬਿਨਾ (ਬਾਕੀ) ਸਭ ਨਿਰਾਸ _(ਆਸ-ਹੀਨ) 
ਹਨ। _ਬਿਨਾ ਇਕ _ਨਾਮ _ਦੇ (ਹੋਰ ਕੋਈ) _ਕਦੇ ਕੰਮ ਨਹੀਂ ਆਉਂਦਾ।੩੪੩। 

ਜੇ ਮੌਤ _ਜੰਤੁ _ਕੀਤਿਆਂ (ਮਨੋਰਥ _ਵਿਚ) ਸਿੱਧੀ ਪ੍ਰਾਪਤ ਹੋ _ਸਕਦੀ ਹੁੰਦੀ, (ਤਾਂ) 
ਕੋਈ ਵੀ ਦੁਆਰ ਦੁਆਰ ਉਤੇ _ਭਿਖਿਆ ਮੰਗਣ ਲਈ ਨ ਫਿਰਦਾ ਰਹਿੰਦਾ। (ਮਨ _ਵਿਚ) 
ਇਕ _ਦੀ ਆਸ ਧਾਰਨ _ਕਰੋ _ਅਤੇ (ਹੋਰ _ਸਭ ਨੂੰ) _ਨਿਰਾਧਾਰ _('ਨਿਰਾਸੋਰ”) ਮੰਨੋ 
(ਅਰਥਾਂਤਰ--ਹੋਰਨਾਂ ਨੂੰ ਵਿਚ ਆਸ--ਰਹਿਤ ਮੰਨੋ) ਬਿਨਾ (ਉਸ ਦੇ ਨਾਮ ਦੇ) ਇਕ ਕੰਮ 
ਤੋਂ, _ਹੋਰ _ਸਭ _ (ਕੰਮਾਂ ਨੂੰ) _ਭਰਮ _ਸਮਝੋ।੩੪੪। 


ਸੀ _ਦਸਮ-ਗ੍ਰੰਥ _ਸਾਹਿਬ 


ਸੁਨ੍ਯੋ _ਜੋਗਿ ਬੈਨੈ ਨਰੇਸੈ ਨਿਧਾਨੰ। ਭੂਮਿਯੋ _ਭੀਤ ਚਿਤ ਕੁਪ੍ਯੋ ਜੇਮ _ਪਾਨੈ। 
ਤਜੀ ਸਰਬ _ਆਸੈ ਨਿਰਾਸੈ ਚਿਤਾਨੰ। ਪੁਨਿਰ ਉਚਰੇ ਬਾਚ _ਬੈਧੀ _ਬਿਧਾਨੰ। ੩੪੫। 


ਤੋਨਾ ਲੋਰ 
ਰਸ਼ਾਵਲ ਛੰਦ 
ਸੁਨੋ ਮੋਨ ਰਾਜੈ। ਸਦਾ ਸਿਧ ਸਾਜੈ। 
ਕਛ ਦੇਹ ਮਤੇ। ਕਹੋ ਤੋਹਿ ਬਤੇ। ੩੪੬। 
ਦੋਊ ਜੋਰ ਜੁਧੈ। ਹਠੀ ਪਰਮ ਕੂਧੈ। 
ਸਦਾ ਜਾਪ _ਕਰਤਾ। ਸਬੈ _ਸਿਧ _ਹਰਤਾ। _੩੪੭। 
ਅਰੀਲੇ _ਅਰਾਰੇ। _ਹਠੀਲ ਜੁਝਾਰੇ। 
ਕਟੀਲ ਕਰੂਰੇ। ਕਰੈ ਸਤ _ਚੂਰੈ। ੩੪੮। 
ਤੋਨਾ ਲੋਰ 
ਚੱਪਣਾ/ 
ਜੋ ਇਨ ਜੀਤਿ ਸਕੋ ਨਹਿ ਭਾਈ। ਤਉ ਮੈ ਜੋਰ ਚਿਤਾਹਿ ਜਰਾਈ। 
ਮੈ ਇਨ ਕਹਿ ਮੁਨਿ ਜੀਤਿ ਨ ਸਾਕਾ। ਅਬ ਮੁਰ ਬਲ ਪੌਰਖ ਸਬ ਥਾਕਾ। ੩੪੯। 


ਐਸ _ਭਾਤਿ ਮਨ ਬੀਚ _ਬਿਚਾਰਾ। ਪ੍ਰਗਟ ਸਭਾ ਸਬ _ਸੁਨਤ ਉਚਾਰਾ। 
ਮੈ ਬਡ ਭੂਪ ਬਡੋ _ਬਰਿਆਰੂ। ਮੈ ਜੀਤ੍ਯੋ ਇਹ ਸਭ ਸੰਸਾਰੂ। ੩੫0। 


ਜਿਨਿ ਮੋਕੋ ਇਹ ਬਾਤ _ਬਤਾਈ। ਤਿਨਿ ਮੁਹਿ ਜਾਨੁ _ਠਗਉਰੀ ਲਾਈ। 
ਏ ਦ੍ਰੈ ਬੀਰ ਬਡੇ ਬਰਿਆਰਾ। ਇਨ ਜੀਤੇ ਜੀਤੋ _ਸੰਸਾਰਾ। ੩੫੧। 


ਅਬ ਮੋ ਤੇ ਏਈ ਜਿਨਿ ਜਾਈ। ਕਹਿ ਮੁਨਿ ਮੋਹਿ ਕਥਾ ਸਮਝਾਈ। 
ਅਬ ਮੈ ਦੇਖਿ ਬਨਾਵੋ ਚਿਖਾ। ਪੈਠੋਂ ਬੀਚ ਅਗਨਿ ਕੀ ਸਿਖਾ। ੩੫੨। 


ਚਿਖਾ ਬਨਾਇ _ਸਨਾਨਹਿ _ਕਰਾ। _ਸਭ ਤਨਿ ਬਸਤ੍ਰ _ਤਿਲੋਨਾ _ਧਰਾ। 
ਬਹੁ ਬਿਧਿ ਲੋਗ ਹਟਕਿ ਕਰਿ ਰਹਾ। ਚਟਪਟ ਕਰਿ ਚਰਨਨ ਭੀ ਗਹਾ। ੩੫੩। 


ਹੀਰ _ਚੀਰ ਦੈ ਬਿਧਵਤ _ਦਾਨਾ। ਮਧਿ _ਕਟਾਸ ਕਰਾ ਅਸਥਾਨਾ। 
ਭਾਤਿ ਅਨਕ _ਤਨ ਜਾਲ ਜਰਾਈ। _ਜਰਤ ਨ ਭਈ ਜ੍ਰਾਲ _ਸੀਅਰਾਈ। _੩੫੪। 


ਰੁਦੂ ਅਵਤਾਰ ੩੭੯ 


ਖੁਜ਼ਾਨਿਆਂ ਦੇ ਸੁਆਮੀ ਰਾਜੇ (ਪਾਰਸ _ਨਾਥ) _ਨੇ ਜੋਗੀ _(ਮਛਿੰਦੂ) ਦੇ _ਬਚਨ _ਸੁਣ 
ਲਏ। _(ਉਸ ਦਾ) ਚਿਤ ਡਰ ਨਾਲ ਡੋਲ _ਗਿਆ ਜਿਵੇਂ (ਸਮੁੰਦਰ ਵਿਚ) ਜਲ _ ਉਛਲਦਾ 
ਹੈ। (ਉਸ ਨੇ) ਸਾਰੀ ਆਸ ਛਡ ਦਿੱਤੀ ਅਤੇ ਚਿਤ ਵਿਚ ਆਸ-ਰਹਿਤ ਹੋ _ਗਿਆ। ਫਿਰ 
ਮਰਯਾਦਾ _ਵਿਚ _ ਬੈਨ੍ਹੋ ਹੋਏ _ (ਬੋਲ) _ਉਚਾਰਨ _ ਕੀਤੇ।੩੪੫। 
ਤਰਾ _ਜ਼ੌਰ 
ਰਸ਼ਾਵਲ ਛੰਟਾ 


ਹੇ ਮੁਨੀ ਰਾਜ! ਸੁਣੋ, (ਤੁਸੀਂ) ਸਦਾ (ਕਾਰਜ) ਸਿੱਧ ਕਰਨ ਵਾਲੇ ਹੋ। (ਮੈਨੂੰ) ਕੁਝ 
ਸਿਖਿਆ _ਦਿਓ। (ਮੈਂ) ਤੁਹਾਨੂੰ _ਇਹ _ ਗੱਲ ਕਹਿੰਦਾ _ਹਾਂ।੩੪੬। 


ਦੋਹਾਂ ਨੇ ਜ਼ਬਰਦਸਤ ਯੁੱਧ _ਕੀਤਾ ਹੈ। _(ਦੋਵੇਂ) ਬਹੁਤ _ਹਠ ਵਾਲੇ ਅਤੇ ਕ੍ਰੋਧ ਵਾਲੇ 
ਹਨ। _ ਸਦਾ _ਜਪ _ ਕਰਦੇ _ਹਨ _ ਅਤੇ _ਸਾਰੀਆਂ _ਸਿੱਧੀਆਂ _ਨੂੰ ਹਰਨ _ਵਾਲੇ _ਹਨ।੩੪੭। 


(ਦੇਵੇਂ) _ਅੜੀਅਲ _ਅਤੇ _ਜ਼ਿਦਲ _ਹਨ। _ਹਠ ਵਾਲੇ ਅਤੇ _ਲੜਾਕੇ _ਯੋਧੇ _ਹਨ। _ਕਟ 
ਸੁਟਣ ਵਾਲੇ _ਅਤੇ _ ਕਠੋਰ _ਸੁਭਾ _ਵਾਲੇ _ਹਨ। _ ਵੈਰੀਆਂ ਨੂੰ _ਮਸਲਣ _ ਵਾਲੇ _ਹਨ।੩੪੮। 


ਤੌਰਾ ਸ਼ੌਰ 
ਚੱਪਣ? 

ਹੇ ਭਾਈ! ਜੇ ਇਨ੍ਹਾਂ `ਨੂੰ ਜਿਤ ਨਹੀਂ ਸਕਦਾ ਹਾਂ, ਤਾਂ ਮੈਂ ਚਿਖਾ ਬਾਲ ਕੇ ਸੜ 
ਮਰਾਂਗਾ। (ਕਿਉਂਕਿ) ਹੇ ਮੁਨੀ! ਮੈਂ ਇਨ੍ਹਾਂ `ਨੂੰ ਜਿਤ ਨਹੀਂ ਸਕਿਆ ਹਾਂ। ਹੁਣ ਮੇਰਾ ਬਲ 
ਅਤੇ _ ਸ਼ਕਤੀ _ਸਭ _ ਕਮਜ਼ੋਰ ਹੋ __ਗਈ _ਹੈ।੩੪੯। 

(ਪਾਰਸ _ਨਾਥ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ _ਕੀਤਾ। _ਸਾਰੀ ਸਭਾ ਨੂੰ ਸੁਣਾਉਣ 
ਲਈ ਪੁਗਟ ਤੌਰ ਤੇ (ਇਹ) ਕਥਨ _ਕੀਤਾ। ਮੈਂ ਵੱਡਾ ਰਾਜਾ ਅਤੇ ਬਹੁਤ ਬਲਵਾਨ ਹਾਂ। 
ਇਹ _ ਸਾਰਾ ਸੰਸਾਰ _ਮੈਂ _ਜਿਤਿਆ ਹੋਇਆ _ਹੈ।੩੫0। 

ਜਿਸ ਨੇ ਮੈਨੂੰ ਇਹ ਗੱਲ ਦਸੀ ਹੈ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੇ ਮੇਰੇ 
ਨਾਲ _ਠਗੀ ਕੀਤੀ ਹੈ। _ਇਹ ਦੋਵੇਂ ਯੋਧੇ ਬਹੁਤ ਬਲਵਾਨ _ਹਨ। _ਇਨ੍ਹਾਂ (ਦੋਹਾਂ ਨੂੰ) ਜਿਤਣ 
ਨਾਲ _ ਸਾਰਾ _ ਸੰਸਾਰ _ ਜਿਤ _ ਲਿਆ _ ਜਾਂਦਾ _ਹੈ।੩੫੧। 

ਹੁਣ ਮੇਰੇ ਕੋਲੋਂ ਇਹ ਹੀ ਨਹੀਂ ਜਿਤੇ ਜਾਂਦੇ। ਮੁਨੀ ਨੇ (ਇਨ੍ਹਾਂ ਦੀ) ਕਥਾ ਮੈਨੂੰ 
ਸੁਣਾ ਦਿੱਤੀ ਹੈ। ਹੁਣ ਵੇਖੋ, ਮੈਂ ਚਿਖਾ ਬਣਾਉਂਦਾ ਹਾਂ ਅਤੇ ਅਗਨੀ _ਦੀ _ਲਾਟ _ਵਿਚ 
ਬੈਠਦਾ ਹਾਂ।੩੫੨। 

(ਪਹਿਲਾਂ) ਚਿਖਾ ਬਣਾਈ, (ਫਿਰ) ਇਸ਼ਨਾਨ ਕੀਤਾ ਅਤੇ ਸਾਰੇ ਸ਼ਰੀਰ ਅਤੇ ਬਸਤਾਂ 
ਨੂੰ ਤਿਲਾਂ ਦੇ ਤੇਲ ਵਿਚ ਤਰ ਕਰ _ਲਿਆ। (ਸਾਰੇ) ਲੋਕ ਬਹੁਤ ਤਰ੍ਹਾਂ ਨਾਲ ਰੋਕਦੇ ਰਹਿ 
ਗਏ _ ਅਤੇ _ ਛੇਤੀ ਨਾਲ _ਪੈਰ _ਵੀ _ਪਕੜੇ _ (ਅਰਥਾਤ _ ਤਰਲਾ _ ਕੀਤਾ)।੩੫੩। 

ਹੀਰਿਆਂ, _ਬਸਤ੍ਰਾਂ _ਦਾ _ਵਿਧੀ ਪੂਰਵਕ _ਦਾਨ _ਕੀਤਾ _ਅਤੇ _ (ਫਿਰ) _ਕਟਾਸ _ਰਾਜ 
(ਤੀਰਥ) _ਵਿਚ _ਸਥਾਨ _ਬਣਾਇਆ। _ ਸ਼ਰੀਰ _ਸਾੜਨ ਲਈ ਅਨੇਕ ਤਰ੍ਹਾਂ _ਨਾਲ ਅੱਗ _ਬਾਲੀ, 
ਪਰ _ ਔਂਗ _ਨ ਬਲੀ, ਠੰਢੀ _ਪੈ _ਗਈ।੩੫੪। 


੩੮0 ਸੀ _ਦਸਮ-ਗ੍ਰੰਥ _ਸਾਹਿਬ 


ਤੰਮਰ ਛੰਦ 
ਕਰਿ ਕੋਪ ਪਾਰਸ ਰਾਇ। ਕਰਿ ਆਪਿ ਅਗਨਿ ਜਰਾਇ। 
ਸੋ ਭਈ ਸੀਤਲ ਜ੍ਰਾਲ। ਅਤਿ ਕਾਲ ਰੂਪ _ਕਰਾਲ। _੩੫੫। 
ਤਤ ਜੋਗ ਅਗਨਿ _ਨਿਕਾਰਿ। ਅਤਿ _ਜੂਲਤ ਰੂਪ _ਅਪਾਰਿ। 
ਤਬ _ਕੀਅਸ ਆਪਨ _ਦਾਹ। ਪੁਰਿ ਲਖਤ _ਸਾਹਨ _ਸਾਹਿ। ੩੫੬੧ 


ਤਬ ਜਰੀ ਅਗਨਿ _ਬਿਸੇਖ। ਤ੍ਰਿਣ ਕਾਸਟ ਘਿਰਤ _ਅਸੇਖ। 
ਤਬ ਜਰ੍ਯੋ ਤਾ ਮਹਿ ਰਾਇ। ਭਏ ਭਸਮ ਅਦਭੁਤ _ਕਾਇ। ੩੫੭। 


ਕਈ ਦ੍ਯੋਸ _ਬਰਖ ਪ੍ਰਮਾਨ। _ਸਲ ਜਰਾ ਜੋਰ _ਮਹਾਨ। 
ਭਈ ਭੂਤ _ਭਸਮੀ _ਦੇਹ। ਧਨ ਧਾਮ ਛਾੜ੍ਯੋ _ਨੇਹ। _੩੫੮।” 


੧. ਬਹੁਤੀਆਂ ਪੁਰਾਤਨ ਬੀੜਾਂ ਵਿਚ ਇਸ ਰਚਨਾ ਦੀ ਕੋਈ ਪੁਸ਼ਪਿਕਾ ਨਹੀਂ ਲਿਖੀ, ਪਰ _'ਸ਼ਬਦਾਰਥ _ਦਸਮ 
ਗ੍ਰੰਥ ਸਾਹਿਬ” ਇਸ ਦਾ _ਅਪਵਾਦ _ਹੈ। 


ਰੁਦੂ _ਅਵਤਾਰ ੩੮੧ 
ਤਮਰ ਛੰਦ 

ਪਾਰਸ _ਨਾਥ ਨੇ ਕ੍ਰੋਧ ਕਰ ਕੇ ਅਤੇ ਆਪਣੇ ਹੱਥ _ਨਾਲ ਔਂਗ _ਬਾਲ ਕੇ (ਚਿਖਾ 
ਨੂੰ _ਲਗਾਈ)। _ਉਹ _ਅਗਨੀ ਠੰਡੀ ਹੋ __ਗਈ ਜੋ ਅਤਿ ਭਿਆਨਕ _ਕਾਲ _ਰੂਪ _ਸੀ।੩੫੫। 

ਤਦ (ਪਾਰਸ ਨਾਥ ਨੇ) ਯੋਗ ਅਗਨੀ ਕੱਢ ਕੇ _(ਚਿਖਾ ਬਾਲੀ) ਜੋ ਬਹੁਤ ਅਪਾਰ 
ਰੂਪ ਵਿਚ ਭੜਕ _ਪਈ। _ਤਦ (ਉਸ ਨੇ) ਆਪਣੇ (ਸ਼ਰੀਰ) ਨੂੰ ਸਾੜ _ਦਿੱਤਾ। _(ਸਾਰਾ) 
ਨਗਰ _ ਸ਼ਾਹਾਂ _ਦੇ ਸ਼ਾਹ _(ਪਾਰਸ _ਨਾਥ) ਨੂੰ ਵੇਖ _ਰਿਹਾ _ਸੀ।੩੫੬। 

ਤਦ (ਫਿਰ) ਵਿਸ਼ੇਸ਼ ਤਰ੍ਹਾਂ ਦੀ ਔਗ _ਬਲ _ਪਈ। _(ਜਿਸ ਵਿਚ) ਬਹੁਤ ਸਾਰੇ ਕੱਖ, 
ਲਕੜਾਂ _ਅਤੇ ਘਿਓ (ਪਾਇਆ ਹੋਇਆ ਸੀ)। ਤਦ ਉਸ ਵਿਚ ਰਾਜਾ (ਪਾਰਸ ਨਾਥ) ਸੜ 
ਗਿਆ। _ (ਉਸ ਦੀ) ਅਦਭੁਤ ਦੇਹ _ਭਸਮ _ਹੋ __ਗਈ।੩੫੭। 

ਕਈ ਦਿਨਾਂ ਅਤੇ ਵਰ੍ਹਿਆਂ ਤਕ ਚਿਖਾ _('ਸਲ”) ਬਹੁਤ ਜ਼ੋਰ ਨਾਲ _ਬਲਦੀ _ਰਹੀ। 
(ਫਿਰ ਜਾ ਕੇ)ਦੇਹ ਸੜ ਗਈ ਅਤੇ (ਉਸ ਨੇ) ਧਨ ਅਤੇ ਘਰ ਬਾਰ ਦਾ ਮੋਹ ਛਡ 
ਦਿੱਤਾ।੩੫੮। 


ਸਿਬਦ 


56 ਅੱਤ੍ਰੁਰ ਪੁਸ਼ਰਏ 
ਵਾ/ਹਗੁਰ ਨੰ ਕੰ _ਛਤਾਹ 
ਰਾਗ _ਰਾਨਕਲਾੀਂ ਪਤਸ਼ਾਗੀੰ 97" 
ਰੇ ਮਨ ਐਸੋ ਕਰਿ ਸੈਨਿਆਸਾ। 
ਬਨ ਸੇ ਸਦਨ ਸਬੈ ਕਰ _ਸਮਝਹੁ _ਮਨਹੀ ਮਾਹਿ ਉਦਾਸਾ। ੧। ਰਹਾਉ। 
ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖੁਨ ਬਢਾਓ। 
ਗਿਆਨ ਗੁਰੂ ਆਤਮ _ਉਪਦੇਸਹੁ ਨਾਮ _ਬਿਕੂਤ _ਲਗਾਓ। _੧। 
ਅਲਪ _ਅਹਾਰ ਸੁਲਪ ਸੀ ਨਿੰਦ੍ਹਾ ਦਯਾ _ਛਿਮਾ ਤਨ ਪ੍ਰੀਤਿ। 
ਸੀਲ _ਸੈਤੋਖ ਸਦਾ _ਨਿਰਬਾਹਿਬੋ ਹ੍ਹੈਬੋ ਤ੍ਰਿਗੁਣ _ਅਤੀਤ। _੨। 
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਮੋ ਲਯਾਵੈ। 
ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰੁਖ ਕਹ ਪਾਵੈ। ੩। ੧। 
ਰਾਸਕਨਾੀ _ਘਾਤਸਾਗੀ 967 


ਰੇ ਮਨ ਇਹ ਬਿਧਿ ਜੋਗ ਕਮਾਓ। 

ਸਿੰਕੀ ਸਾਚੁ ਅਕਪਟ _ਕੰਠਲਾ ਧਿਆਨ _ਬਿਕੂਤ _ਚੜਾਓ। _੧। _ਰਹਾਉ। 
ਤਾਤੀ ਗਹੁ ਆਤਮ ਬਸਿ ਕਰ ਕੀ ਭਿਛਾ ਨਾਮੁ ਅਧਾਰੈ। 

ਬਾਜੈ ਪਰਮ _ਤਾਰ ਤਤੁ ਹਰਿ ਕੋ ਉਪਜੈ ਰਾਗ _ਰਸਾਰੈ। ੧। 

ਉਘਟੈ ਤਾਨ ਤਰੰਗ _ਰੈਗਿ ਅਤਿ ਗਿਆਨ ਗੀਤ _ਬਧਾਨੈ। 

ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ। ੨। 
ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਧੈ। 

ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ। ੩। ੨। 


ਰਾਮਕਲੀ _ਖਾਤਸ਼ਾਹੀੰ _$/ 
ਪ੍ਰਾਨੀ ਪਰਮ ਪੁਰੁਖ ਪਗਿ _ਲਾਗੋ। 
ਸੋਵਤ ਕਹਾ ਮੋਹ ਨਿੰਦ੍ਹਾ ਮੈ ਕਬਹੂੰ _ਸੁਚਿਤ ਹ੍ਹੈ _ਜਾਗੋ। ੧। ਰਹਾਉ। 
ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਨ ਲਾਗੋ। 
ਸਿੰਚਤ ਕਹਾ ਪਰੇ _ਬਿਖਿਯਨ ਕਹ ਕਬਹੂੰ ਬਿਖੈ ਰਸ ਤ੍ਯਾਗੋ। _੧। 
ਕੇਵਲ ਕਰਮ ਭਰਮ ਸੇ ਚੀਨਹੋਂ ਧਰਮ ਕਰਮ ਅਨੁਰਾਗੋ। 
ਸੰਗੂਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ _ਭਾਗੋ। ੨। 
ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ। 
ਜੋ ਸੁਖ ਚਾਹੋਂ ਸਦਾ ਸਭਨ ਕੌ_ਤੌਰ ਹਰਿ ਕੇ ਰਸਿ ਪਾਗੋ। ੩। ੩। 


੧. ਪੁਰਾਤਨ ਬੀੜਾਂ ਵਿਚ ਇਨ੍ਹਾਂ _ਮਾਂਗਲਿਕ _ਉਕਤੀਆਂ _ਵਿਚ _ਕੁਝ _ਕੁਝ _ਅੰਤਰ _ਹੈ। 


ਸ਼ਬਦ 
56 ਅੱਤ੍ਰੁਰ ਪੁਸ਼ਮਏ 
ਵਾਹਿਗੁਰੂ ਜੀ ਕੀ ਫਤਹਿ 
ਰਾਗ _ਰਾਮਕਲੀ ਪਾਤਿਸ਼ਾਹੀ ੧() 


ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੈਨਿਆਸ ਧਾਰਨ ਕਰ। ਸਾਰੇ ਘਰਾਂ ਨੂੰ ਬਨ ਦੇ ਸਮਾਨ 
ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ।੧। ਰਹਾਉ। ਜਤ ਦੀਆਂ ਜਟਾਵਾਂ, ਯੋਗ ਦਾ ਇਸ਼ਨਾਨ 
ਅਤੇ ਨੇਮ ਦੇ ਨੌਂਹ ਵਧਾ _ਲਵੋ। ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ 
ਦਿਓ ਅਤੇ ਨਾਮ (ਦੇ ਸਿਮਰਨ) ਦੀ _ਬਿਭੂਤ (ਸੁਆਹ) _ਲਗਾਓ।੧। ਥੋੜਾ ਆਹਾਰ, ਬਹੁਤ ਥੋੜੀ 
ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋਂ। ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾਂ ਅਤੇ 


ਤਿੰਨ ਗੁਣਾਂ ਤੋਂ _ਨਿਰਲਿਪਤ _ਰਹਿ।੨। ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ 
ਕਦੇ ਨ ਲਿਆ। ਤਦ ਹੀ ਆਤਮ ਤੱਤ ਨੂੰ ਵੇਖ ਸਕੇਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ 
ਪ੍ਰਾਪਤ _ਕਰੇਂਗਾ।੩।੧। 
ਰਾਨਕਾਲਾੀਂ ਪਾਤਸ਼ਾਗੀਂ _%7 


ਹੇ ਮਨ! ਇਸ ਤਰ੍ਹਾਂ ਦਾ ਯੋਗ _ਕਮਾਓ। ਸਚ ਦੀ _ਸਿੰਗੀ, ਅਕਪਟ ਦਾ _ਕੈਂਠਾ, ਧਿਆਨ 
ਦੀ ਵਿਭੂਤੀ ਚੜ੍ਹਾ। _੧। ਰਹਾਉ। ਆਤਮ (ਮਨ) ਨੂੰ ਵਸ ਕਰਨ ਦੀ ਹੱਥ ਵਿਚ ਕਿੰਗਰੀ ਪਕੜ 
ਅਤੇ ਨਾਮ ਨੂੰ ਭਿਛਿਆ (ਲੈਣ ਲਈ) ਝੋਲੀ (ਆਧਾਰ) ਬਣਾ। ਪਰਮ ਤੱਤ (ਪਰਮਾਤਮਾ) ਨੂੰ ਪ੍ਰਾਪਤ 
ਕਰਨਾ ਹੀ (ਇਸ ਦੀ) ਤਾਰ ਦਾ ਵਜਣਾ ਹੋਵੇ ਅਤੇ (ਇਸ ਤੋਂ) ਪ੍ਰੇਮ ਦਾ ਰਸੀਲਾ ਰਾਗ ਨਿਕਲੇ।੧। 
ਪਰੇਮ ਦੀ ਲਹਿਰ (ਇਸ ਵਿਚੋਂ) ਰਾਗ ਦੀ ਤਾਨ ਵਜੋਂ ਪੁਗਟ ਹੋਵੇ ਅਤੇ ਗਿਆਨ ਗੀਤਾਂ ਦੀ ਮਰਯਾਦਾ 
ਹੋਵੇ। (ਅਜਿਹੀ ਸਥਿਤੀ ਨੂੰ) ਵੇਖ ਕੇ ਦੇਵਤੇ, ਦੈੱਤ ਅਤੇ ਮੁਨੀ ਹੈਰਾਨ ਹੋ ਰਹੇ ਹੋਣ ਅਤੇ ਬਿਮਾਨਾਂ 
ਵਿਚ ਚੜ੍ਹ ਕੇ ਸ਼ੋਭਾ ਪ੍ਰਾਪਤ _ਕਰਨ।੨। ਮਨ ਅਥਵਾ ਆਤਮਾ (ਨੂੰ ਕਾਬੂ ਕਰਨਾ) ਉਪਦੇਸ ਹੋਵੇ, 
ਸੰਜਮ ਨੂੰ ਧਾਰਨਾ ਭੇਸ ਹੋਵੇ ਅਤੇ ਅਜਪਾ ਜਾਪ ਕਰਨਾ ਹੀ ਜਾਪ ਹੋਵੇ। (ਅਜਿਹੇ ਯੋਗ ਦੇ ਕਮਾਉਣ 


ਨਾਲ) ਕਾਇਆ ਸਦਾ ਸੋਨੇ ਵਾਂਗ ਬਣੀ ਰਹੇਗੀ ਅਤੇ ਕਦੇ ਵੀ ਕਾਲ ਨਹੀਂ ਵਿਆਪੇਗਾ।੩।੨। 
ਰਾਸਕਲਾੀ ਘਆਤਸ਼ਾਹੀਂ 56 


ਹੇ ਪ੍ਰਾਣੀ! ਪਰਮ ਪੁਰਖ ਦੇ ਚਰਨੀ ਲਗ _ਜਾਓ। ਮੋਹ ਦੀ ਨੀਂਦ ਵਿਚ ਕਿਸ ਲਈ ਸੌਂ 
ਰਹੇ ਹੋ? ਕਦੇ ਤਾਂ ਸੁਚੇਤ ਹੋਕੇ _ਜਾਗੋ।੧। ਰਹਾਉ। ਹੇ ਮੂਰਖ! ਹੋਰਾਂ ਨੂੰ ਕੀ ਉਪਦੇਸ਼ ਕਰਦਾ 
ਹੈਂ? ਤੈਨੂੰ (ਆਪ ਨੂੰ) ਉਪਦੇਸ਼ ਨਹੀਂ _ਲਗਦਾ। ਵਿਸ਼ਿਆਂ ਨੂੰ ਕਿਉਂ ਸਿੰਜ ਰਿਹਾ ਹੈਂ, ਕਦੇ ਤਾਂ 
ਵਿਸ਼ਿਆਂ ਦੇ ਰਸ ਨੂੰ ਤਿਆਗ _ਦਿਓ।੧। ਕੇਵਲ ਕਰਮ ਕਰਨਾ ਭਰਮ _ਵਰਗਾ ਹੀ ਸਮਝੋ ਅਤੇ 
ਧਰਮ-ਕਰਮ _ਨਾਲ ਪ੍ਰੇਮ ਕਰੋਂ। ਸਦਾ ਸਿਮਰਨ ਨੂੰ ਇਕਤਰ ਕਰੋ ਅਤੇ ਮਹਾਂ ਪਾਪਾਂ ਨੂੰ ਛਡ ਕੇ 
(ਇਨ੍ਹਾਂ ਤੋਂ) ਦੂਰ ਹੋ ਜਾਓ।੨। (ਅਜਿਹਾ ਕੰਮ ਕਰੋ) ਜਿਸ ਕਰ ਕੇ ਦੁਖ ਅਤੇ ਪਾਪ ਨ ਛੋਹਣ; 
ਅਤੇ ਕਾਲ ਜਾਲ ਨੂੰ ਸਮਝ ਸਕੋ। ਜੇ ਸਦਾ ਸਭ ਤਰ੍ਹਾਂ ਦਾ ਸੁਖ ਚਾਹੁੰਦੇ ਹੋ, ਤਾਂ ਹਰਿ ਦੇ ਪ੍ਰੇਮ 


ਵਿਚ ਮਗਨ ਹੋ __ਜਾਓ।੩।੩। 
ਰਾਗ ਸਰਨ _੫ਤਸ਼ਾਨੀ _59/ 


੩੮੪ 


ਨੀਲਕੰਠ _ਨਰਹਰਿ ਨਾਰਾਇਣ ਨੀਲ _ਬਸਨ _ਬਨਵਾਰੀ। _੧। _ਰਹਾਉ। 
ਪਰਮ ਪੁਰਖ ਪਰਮੇਸੁਰ ਸੁਆਮੀ ਪਾਵਨ ਪਉਨ _ਅਹਾਰੀ। 

ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ। ੧। 
ਨਿਰਬਿਕਾਰ _ਨਿਰਜੁਰ ਨਿਦ੍ਹਾ ਬਿਨੁ _ਨਿਰਬਿਖ ਨਰਕ _ਨਿਵਾਰੀ। 

ਕ੍ਰਿਪਾ ਸਿੰਧੁ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ। ੨। 

ਧਨੁਰ ਪਾਨ _ਧ੍ਰਿਤਮਾਨ _ਧਰਾਧਰ _ਅਨਿਬਿਕਾਰ ਅਸਿ _ਧਾਰੀ। 

ਹਉ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ _ਲੇਹੁ ਉਬਾਰੀ। ੩। ੧। ੪। 


ਰਾਗ _ਕਾਨਆਣ ੫ਾਤਸ਼ਾਗੀ _%7 
ਬਿਨੁ _ਕਰਤਾਰ ਨ __ਕਿਰਤਮ ਮਾਨੋ। 
ਆਦਿ _ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ। _੧। ਰਹਾਉ। 
ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ। 
ਅਧਿਕ ਪੁਪੰਚ ਦਿਖਾਇ ਸਭਨ ਕਹ ਆਪਹਿ_ਬੁਹਮੁ _ਕਹਾਏ। ੧। 
ਭੰਜਨ ਗੜ੍ਹਨ ਸਮਰਥ ਸਦਾ ਪੂਭ ਸੋ ਕਿਮ ਜਾਤਿ ਗਿਨਾਯੋ। 
ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ। ੨। 
ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਯੋ ਭਵ ਸਾਗਰ। 
ਛੁਟਿ ਹੋਂ ਕਾਲ ਫਾਸ ਤੇ ਤਬ ਹੀ ਗਹੋਂ ਸਰਨਿ ਜਗਤਾਗਰ। ੩। ੧। ੫। 


ਸ਼ੁਯਾਲ _ਪਹੱਤਲ਼ਾਨੀ 97 
ਮਿਤ ਪਿਆਰੇ ਨੂੰ ਹਾਲੁ ਮੁਰੀਦਾ ਦਾ _ਕਹਣਾ। 
ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗ _ਨਿਵਾਸਾ ਦਾ _ਰਹਣਾ। 
ਸੂਲ ਸੁਰਾਹੀ ਖੰਜਰ _ਪਿਯਾਲਾ _ਬਿੰਗੁ _ਕਸਾਇਯਾ _ਦਾ _ਸਹਣਾ। 
ਯਾਰੜੇ ਦਾ ਸਾਨੂੰ _ਸਥਰ ਚੋਗਾ ਭਠ ਖੇੜਿਆਂ ਦਾ ਰਹਣਾ। ੧। ੧। ੬। 


ਰਾਨਾ _/ਤਲੱਗਾ ਕਾਣੀ _ਘਤਸ਼ਾਗੀ 5? 


ਕੇਵਲ ਕਾਲ ਈ _ਕਰਤਾਰ। 

ਆਦਿ ਅੰਤਿ ਅਨੰਤ ਮੂਰਤਿ _ਗੜਨ ਭੰਜਨ _ਹਾਰ। ੧। ਰਹਾਉ। 
ਨਿੰਦ ਉਸਤਤਿ ਜਉਨ ਕੇ ਸਮ ਸਤਰ ਮਿਤ ਨ _ਕੋਇ। 

ਕਉਨ ਬਾਟ ਪਰੀ ਤਿਸੈ ਪਥ _ਸਾਰਥੀ ਰਥ ਹੋਇ। ੧। 

ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ। 

ਕਉਨ ਕਾਜ _ਕਹਹਿਗੇ ਤੇ ਆਨਿ ਦੇਵਿਕ ਨੰਦ। ੨। 

ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ _ਪਸਾਰ। 

ਕਉਨ ਉਪਮਾ _ਤੌਨ ਕੌ ਮੁਖਿ ਲੇਤ ਨਾਮੁ ਮੁਰਾਰਿ। ੩। ੧। ੭। 


ਸ਼ਬਦ ੩੮੫ 


ਸਹੇ ਪ੍ਰਭੂ ਜੀ! ਤੁਹਾਨੂੰ ਮੇਰੀ ਲਾਜ ਹੈ। (ਤੁਸੀਂ) ਨੀਲ ਕੰਠ, ਨਰ ਹਰਿ, ਨਾਰਾਇਣ, 
ਨੀਲੇ ਬਸਤ੍ਰਾਂ ਵਾਲੇ ਅਤੇ ਬਨਵਾਰੀ ਹੋ। ੧। ਰਹਾਉ। ਹੇ ਪਰਮ ਪੁਰਖ, ਪਰਮੇਸਰ, ਸੁਆਮੀ, ਪਾਵਨ 
ਅਤੇ ਪੌਣ ਆਹਾਰੀ, ਮਾਧਵ, ਮਹਾ ਜੋਤਿ ਵਾਲੇ, ਮਧੁ ਦੇ ਮਾਨ ਦਾ ਮਰਦਨ ਕਰਨ ਵਾਲੇ, ਮੁਕੰਦ, 
ਮੁਰਾਰੀ।੧। ਨਿਰਵਿਕਾਰ, ਨਿਰਜੁਰ (ਬੁਢਾਪੇ ਤੋਂ ਪਰੇ), ਨੀਂਦਰ-ਰਹਿਤ, ਵਿਸ਼ੇ ਵਾਸਨਾਵਾਂ ਤੋਂ ਪਰੇ, 
ਨਰਕ ਤੋਂ ਬਚਾਉਣ ਵਾਲੇ। ਕ੍ਰਿਪਾ ਦੇ ਸਮੁੰਦਰ, ਤ੍ਰੈਕਾਲ ਦਰਸੀ, ਮਾੜੇ ਕਰਮਾਂ ਨੂੰ ਨਸ਼ਟ ਕਰਨ 


ਵਾਲੇ।੨। ਹੱਥ ਵਿਚ _ਧਨੁਸ਼ ਧਾਰਨ ਕਰਨ ਵਾਲੇ, _ਧੀਰਜਵਾਨ, ਧਰਤੀ ਨੂੰ ਧਾਰਨ ਕਰਨ ਵਾਲੇ, 
ਵਿਕਾਰਾਂ ਤੋਂ ਰਹਿਤ, ਤਲਵਾਰ ਧਾਰਨ ਕਰਨ ਵਾਲੇ! ਮੈਂ ਮੰਦ ਬੁੱਧੀਵਾਲਾ (ਤੇਰੇ) ਚਰਨਾਂ ਦੀ ਓਟ 
ਵਿਚ ਆਇਆ ਹਾਂ; ਮੇਰਾ ਹੱਥ ਪਕੜ ਕੇ (ਸੰਸਾਰ ਸਾਗਰ ਤੋਂ) ਬਾਹਰ ਕਢ _ਲਵੋ।੩।੧।੪। 
ਰਾਗਾ _ਕਾਲਆਣ _੫ਤਸਾਗੀ 57 

ਬਿਨਾ ਕਰਤਾਰ ਦੇ (ਹੋਰ) ਕਿਸੇ ਕੀਤੇ ਹੋਏ (ਜਾਂ ਸਿਰਜੇ ਹੋਏ) ਨੂੰ ਨ ਮਨੋ। (ਜੋ) ਆਦਿ, 
ਅਜੂਨ, ਅਜੈ, ਅਬਿਨਾਸੀ ਹੈ, ਉਸ ਨੂੰ ਪਰਮੇਸਰ _ਜਾਣੋ। ੧। ਰਹਾਉ। ਕੀ ਹੋਇਆ ਜੇ ਵਿਸ਼ਣੂ 
(ਹਰਿ) ਨੇ ਜਗਤ ਵਿਚ ਆ ਕੇ ਦਸ ਕੁ ਦੈਂਤ ਮਾਰ ਦਿੱਤੇ ਹਨ। ਸਾਰਿਆਂ ਨੂੰ ਬਹੁਤ ਪ੍ਰਪੰਚ 
(ਆਡੰਬਰ) ਵਿਖਾ ਕੇ ਆਪਣੇ ਆਪ ਨੂੰ ਬੂਹਮ ਅਖਵਾਉਣ ਲਗ ਪਿਆ।੧। (ਜੋ) ਪ੍ਰਭੂ _ਸਦਾ ਭੰਨਣ 
ਅਤੇ ਘੜਨ ਦੀ ਸਮਰਥਾ ਰਖਦਾ ਹੈ, ਉਸ ਨੂੰ (ਵਿਸ਼ਣੂ) ਕਿਵੇਂ ਮੰਨਿਆ ਜਾ ਸਕਦਾ ਹੈ। ਇਸ 
ਲਈ ਕਿ (ਉਹ) ਸਰਬ ਕਾਲ ਦੀ ਤਲਵਾਰ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਨਹੀਂ ਸਕਿਆ।੨। 
ਹੇ ਮੂਰਖ! ਸੁਣ। (ਉਹ) ਤੈਨੂੰ ਕਿਸ ਤਰ੍ਹਾਂ ਤਾਰੇਗਾ ਜੋ ਆਪ ਭਵਸਾਗਰ ਵਿਚ ਡੁਬਿਆ ਹੋਇਆ 
ਹੈ। ਜਦੋਂ ਜਗਤ ਦੇ ਸੋਮੇਂ (ਜਗਤਾਗਰ) ਦੀ ਸ਼ਰਨ ਵਿਚ ਜਾਏਂਗਾ, ਤਦ ਹੀ ਕਾਲ ਦੀ ਫਾਹੀ 
ਤੋਂ ਮੁਕਤ ਹੋ _ਸਕੇਂਗਾ।੩।੧।੫। 
/ਨੈਆਲ਼ _੫ੱਤਸ਼ਾਗੀਂ _$? 

ਪਿਆਰੇ ਮਿਤਰ (ਪ੍ਰਭੂ) ਨੂੰ (ਅਸਾਂ) ਮੁਰੀਦਾਂ ਦਾ ਹਾਲ (ਜਾ ਕੇ) ਕਹਿਣਾ। ਤੇਰੇ ਬਿਨਾ 
ਰਜ਼ਾਈਆਂ ਦਾ ਓੜਨਾ ਰੋਗ ਦੇ ਸਮਾਨ ਹੈ ਅਤੇ ਨਿਵਾਸ ਸਥਾਨਾਂ ਵਿਚ ਰਹਿਣਾ ਨਾਗਾਂ ਵਿਚ (ਰਹਿਣਾ 
ਹੈ)। (ਤੁਹਾਡੇ ਬਿਨਾ) ਸੁਰਾਹੀ ਸੂਲ ਵਰਗੀ, ਪਿਆਲਾ ਖ਼ੰਜਰ ਦੇ ਸਮਾਨ ਅਤੇ (ਵਿਯੋਗ) ਕਸਾਈਆਂ 
ਦੇ ਵਿੰਗੇ ਛੁਰੇ (ਦੀ ਸਟ ਨੂੰ) ਸਹਿਨ ਕਰਨ ਦੇ ਸਮਾਨ ਹਨ। ਯਾਰ (ਮਿਤਰ) ਦਾ ਦਿੱਤਾ ਹੋਇਆ 
ਸਥਰ (ਭੂਮੀ-ਆਸਨ) ਸਾਨੂੰ ਚੰਗਾ ਹੈ, (ਪਰ ਉਸ ਤੋਂ _ਵਿਛੁੜ ਕੇ ਸੁਖ ਪੂਰਵਕ) ਪਿੰਡ ਵਿਚ ਸੌਣਾ 
ਭਠ ਵਿਚ _ਰਹਿਣ ਵਰਗਾ _ਹੈ।੧।੧।੬। 
ਰਾਗਾ /ਤਲੰਗਾ ਕਾਣੀ _੫ਤਲਾਗੀ 57 

ਕੇਵਲ ਕਾਲ ਹੀ ਸਭ ਦਾ ਕਰਤਾ ਹੈ। ਆਦਿ ਤੋਂ ਅੰਤ ਤਕ ਅਨੰਤ ਮੂਰਤਾਂ ਬਣਾਉਣ ਅਤੇ 
ਭੰਨਣ ਵਾਲਾ ਹੈ।੧। ਰਹਾਉ। ਜਿਸ ਲਈ ਨਿੰਦਿਆ ਅਤੇ ਉਸਤਤ ਇਕ ਸਮਾਨ ਹੈ ਅਤੇ (ਜਿਸ ਦਾ) 
ਕੋਈ ਵੈਰੀ ਜਾਂ ਮਿਤਰ ਨਹੀਂ ਹੈ। ਉਸ ਨੂੰ ਕਿਹੜੀ ਔਖ ਆ ਬਣੀ ਸੀ _ਕਿ ਉਹ ਅਰਜਨ (ਪਥ- 
ਪਾਰਥ) ਦਾ ਰਥਵਾਨ ਬਣਿਆ ਸੀ।੧। ਜਿਸ ਮੁਕੰਦ ਦਾ ਨ ਪਿਤਾ ਹੈ, ਨ ਮਾਤਾ, ਨ ਕੋਈ ਜਾਤਿ ਹੈ, ਨ 
ਕੋਈ ਪੁੰਤਰ ਪੋਤਰਾ ਹੈ। (ਫਿਰ ਉਹ) ਆ ਕੇ ਕਿਸ ਵਾਸਤੇ ਦੇਵਕੀ ਦਾ ਪੁੱਤਰ ਅਖਵਾਇਆ ਹੈ।੨। 
ਜਿਸਨੇ ਦੇਵਤੇ, ਦੈੱਤ, ਦਿਸ਼ਾ-ਵਿਦਿਸ਼ਾ ਅਤੇ ਸਾਰਾ ਖੇਲ ਪਸਾਰਾ ਕੀਤਾ ਹੈ। ਉਸ ਦੀ ਕਿਹੜੀ ਉਪਮਾ 
ਹੋਈ ਜੇ (ਉਸਨੂੰ) ਮੁਖ ਤੋਂ ਮੁਰਾਰੀ ਕਿਹਾ ਜਾਏ।੩।੧।੭। 
ਰਾਗਾ /ਲੈਲਾਵਲ _੫ਾਤਸ਼ਾਗੀਂ 57 

ਉਸਨੂੰ ਕਿਸ ਤਰ੍ਹਾਂ ਮਨੁੱਖ ਰੂਪ ਵਾਲਾ ਕਿਹਾ ਜਾ _ਸਕਦਾ_ਹੈ। (ਜਿਸ ਦੇ ਦਰਸ਼ਨ ਕਰਨ 


੩੮੬ 


ਸੋ ਕਿਮ ਮਾਨਸ ਰੂਪ _ਕਹਾਏ। 

ਸਿਧ ਸਮਾਧਿ ਸਾਧ ਕਰ ਹਾਰੇ ਕ੍ਯੋ_ਹੂੰ ਨ ਦੇਖਨ ਪਾਏ। ੧। ਰਹਾਉ। 
ਨਾਰਦ ਬਿਆਸ _ਪਰਾਸਰ _ਧੂਅ ਸੇ _ਧਿਆਵਤ ਧਿਆਨ _ਲਗਾਏ। 
ਬੇਦ ਪੁਰਾਨ ਹਾਰਿ ਹਠ ਛਾਡਿਓ ਤਦਪਿ ਧਿਆਨ ਨ ਆਏ। ੧। 
ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ। 

ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ। ੨। 

ਭੂਮਿ ਅਕਾਸ ਪਤਾਲ ਸਭੈ _ਸਜਿ ਏਕ ਅਨੇਕ ਸਦਾਏ। 

ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ। ੩। ੧। ੮। 


ਰਾਗ਼ਾ _ਦਵਨੰਧਾਗੀਂ _ਘਾਤਸ਼ਾਹੀੰ _9/ 
ਇਕ ਬਿਨ ਦੂਸਰ ਸੋਨ ਚਿਨਾਰ। 
ਭੰਜਨ ਗੜਨ ਸਮਰਥ ਸਦਾ ਪਭ ਜਾਨਤ ਹੈ _ਕਰਤਾਰ। ੧। ਰਹਾਉ। 
ਕਹਾ ਭਇਓ ਜੋ ਅਤਿ ਹਿਤ ਚਿਤਿ ਕਰਿ ਬਹੁ ਬਿਧਿ ਸਿਲਾ ਪੁਜਾਈ। 
ਪ੍ਰਾਨ ਥਕਿਓ ਪਾਹਨ ਕਹ _ਪਰਸਤ ਕਛੁ ਕਰਿ ਸਿਧ ਨ ਆਈ। ੧। 
ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਥੈ ਹੈ। 
ਤਾ ਮੈ ਕਹਾ ਸਿਧਿ ਹੈ ਰੇ ਜੜ ਤੋਹਿ ਕਛੂ ਬਰੁ ਦੈ ਹੈ। ੨। 
ਜੋ ਜਿਯ ਹੋਤ ਤੌ ਦੇਤ ਕਛੁ ਤੁਹਿ ਮਨ ਬਚ ਕਰਮ ਬਿਚਾਰੁ। 
ਕੇਵਲ ਏਕ ਸਰਣਿ ਸੁਆਮੀ ਬਿਨੁ ਯੋ _ਨਹਿ ਕਤਹਿ ਉਧਾਰ। ੩। ੧। ੯। 
ਰਾਗ _ਟੋਵਗੰਹਾਲੀ _ਘਾਤਸ਼ਾਗੰ _$/ 
ਬਿਨੁ ਹਰਿ ਨਾਮੁ ਨ ਬਾਚਨ ਪੈ ਹੈ। 
ਚੌਹਦ ਲੋਕ ਜਾਹਿ ਬਸਿ ਕੀਨੇ ਤਾਤੇ ਕਹਾ ਪਲੈ ਹੈ। ੧। ਰਹਾਉ। 
ਰਾਮ ਰਹੀਮ ਉਬਾਰ ਨ ਸਕ ਹੈ ਜਾ ਕਰ ਨਾਮ ਰਟੈ ਹੈ। 
ਬੂਹਮਾ ਬਿਸਨੁ ਰੁਦੂ ਸੂਰਜ ਸਸਿ ਤੇ ਬਸਿ ਕਾਲ ਸਬੈ _ਹੈ। ੧। 
ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਰ ਨੇਤਿ ਕਹੈ ਹੈ। 
ਇੰਦੂ ਫਨਿੰਦੂ ਮੁਨਿੰਦੂ ਕਲਪ ਬਹੁ ਧਿਆਵਤ ਧਿਆਨ ਨ _ਐ ਹੈ। ੨। 
ਜਾ ਕਰ ਰੂਪ ਰੰਗ ਨਹਿ ਜਨਿਯਤਿ ਸੋ _ਕਿਮਿ ਸ੍ਯਾਮ ਕਹੈ ਹੈ। 
ਛੁਟ ਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨਿ ਲਪਟੈ ਹੈ। ੩। ੧। ੧0। 


ਸ਼ਬਦ ੩੮੭ 


ਲਈ) ਸਿੱਧ ਲੋਗ ਸਮਾਧੀ ਲਗਾ ਲਗਾ ਕੇ ਹਾਰ ਗਏ ਹਨ (ਪਰ) ਕਿਵੇਂ ਵੀ ਵੇਖ ਨਹੀਂ ਸਕੇ। 
“। ਰਹਾਉ। ਨਾਰਦ, ਬਿਆਸ, ਪਰਾਸ਼ਰ ਅਤੇਂ ਧਰੂ ਵਰਗੇ (ਜਿਸਦਾ) ਧਿਆਨ ਲਗਾ ਕੇ ਧਿਆਉਂਦੇ 
ਰਹੇ ਹਨ। ਵੇਦਾਂ ਅਤੇ ਪੁਰਾਨਾਂ ਨੇ ਹਾਰ ਕੇ ਹਠ ਛਡ ਦਿੱਤਾ ਹੈ, ਪਰ 
ਧਿਆਨ ਵਿਚ ਨਹੀਂ ਆਇਆ।੧। ਦਾਨਵ, ਦੇਵਤੇ, ਪਿਸ਼ਾਚ, ਪ੍ਰੇਤ ਵੀ ਉਸ ਨੂੰ ਨੰਤਿ ਨੇਤਿ (ਬੇਅੰਤ 
ਬੇਅੰਤ) ਕਹਿੰਦੇ ਹਨ। ਸੂਖਮ ਤੋਂ ਸੂਖਮ (ਉਹੀ) ਜਾਣਿਆ ਜਾਂਦਾ ਵੱਡੇ ਤੋਂ 
ਉਹੀ ਦਸਿਆ ਜਾਂਦਾ ਹੈ।੨। ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂ 
ਅਨੇਕ ਰੂਪਾਂ ਵਾਲਾ ਸਦਵਾਇਆ ਹੈ। ਓਹੀ ਪੁਰਸ਼ ਕਾਲ ਦੀ ਫਾਹੀ 
ਦੀ ਸ਼ਰਨ ਵਿਚ ਜਾਂਦਾ ਹੈ।੩।੧।੮। 
ਰਾਗ _ਟੋਵ _ਨੱਧਾਗੀਂ _੫॥ਤਸ਼ਾਠੀ _%? 

ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨ ਪਛਾਣੋ। (ਜੋ) ਪ੍ਰਭੂ ਸਦਾ ਘੜਨ ਅਤੇ 
ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ _ਕੁਝ _ਜਾਣਦਾ ਹੈ।੧।ਰਹਾਉ। ਕੀ ਹੋਇਆ ਜੇ ਬਹੁਤ 
ਹਿਤ ਚਿਤ ਨਾਲ ਬਹੁਤ ਤੜ੍ਹਾਂ ਪਥਰਾਂ ਦੀ ਪੂਜਾ ਕੀਤੀ ਹੈ। ਪੌਥਰਾਂ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ 
ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ), ਪਰ (ਅਜੇ ਤਕ) ਕੋਈ ਸਿੱਧੀ ਹੱਥ 
ਨਹੀਂ ਲਗੀ।੧। ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ 
ਖਾਂਦਾ। ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ।੨। ਤੂੰ ਮਨ, ਬਾਣੀ 
ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾਂ ਤੈਨੂੰ ਕੁਝ ਜ਼ਰੂਰ ਦਿੰਦਾ। 
ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਹਾਂ ਵੀ (ਤੇਰਾ) ਉਧਾਰ 
ਨਹੀਂ _ਹੋਵੇਗਾ।੩।੧।੯। 
ਰਾਗ _ਦੌਵਗਾੱਧਾਨੀਂ _੫#ਤਸ਼ਾਨੀ 50 

(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ। ਜਿਸ ਕਾਲ ਨੇ ਚੌਦਾਂ 
ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ। ੧। ਰਹਾਉ। ਰਾਮ ਅਤੇ 
ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ, ਬ੍ਰਹਮਾ, ਵਿਸ਼ਣੂ, 
ਰੁਦੂ, ਸੂਰਜ, ਚੰਦੂਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ।੧। ਵੇਦ, ਕੁਰਾਨ, ਪੁਰਾਨ (ਆਦਿ 
ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ। ਇੰਦਰ, 
ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ 
ਵੀ) ਧਿਆਨ ਵਿਚ ਨਹੀਂ ਆਇਆ।੨। ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ 
ਨੂੰ) ਕਿਸ ਤੜ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ। ਕਾਲ ਦੇ ਜਾਲ ਤੋਂ _ਤਦ ਹੀ _ਖਲਾਸ ਹੋਏਗਾ 
(ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ _ਲਿਪਟ _ਜਾਏਂਗਾ।੩।੧।੧0। 


& ॥੨੧੨ ੪੭, 


ਸਵਯੇਂ 
96 ਵਹੰਹੇਗੁਰ `ੰ_%_ਫਤਾਾ 
ਸੀ ਮੁਖਵਾਕ ਪਾਤਸਾਹੀ ੧0 
੭ਾਵੀਲ਼ਾ 
ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ। 
ਪੂਰਨ ਪ੍ਰੇਮ ਪ੍ਰਤੀਤ ਸਜੈ ਬੂਤ ਗੋਰ ਮੜ੍ਹੀ ਮਠ ਭੂਲ ਨ ਮਾਨੈ। 
ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ _ਪਛਾਨੈ। 
ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ। ੧। 


ਸਤਿ ਸਦੈਵ ਸਰੂਪ ਸਤ ਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ। 
ਦਾਨ ਦਯਾ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੁੜ੍ਹਿਤ ਅਬੈ ਹੈ। 
ਆਦਿ _ਅਨੀਲ _ਅਨਾਦਿ _ਅਨਾਹਦ ਆਪਿ ਅਦ੍ਰੇਖ _ਅਭੇਖ ਅਭੈ ਹੈ। 
ਰੂਪ ਅਰੂਪ ਅਰੇਖ _ਜਰਾਰਦਨ ਦੀਨ ਦਯਾਲ ਕ੍ਰਿਪਾਲ ਭਏ ਹੈ। ੨। 


ਆਦਿ ਅਦ੍ਰੇਖ _ਅਵੇਖ ਮਹਾ ਪ੍ਰਭ ਸਤਿ ਸਰੂਪ ਸੁ ਜੋਤਿ ਪ੍ਰਕਾਸੀ। 
ਪੂਰ ਰਹਯੋ ਸਭ ਹੀ ਘਟ ਕੈ ਪਤ ਤਤ ਸਮਾਧਿ ਸੁਭਾਵ ਪ੍ਰਨਾਸੀ। 
ਆਦਿ ਜੁਗਾਦਿ ਜਗਾਦਿ ਤੁਹੀ ਪੂਭ ਫੈਲ ਰਹਯੋ ਸਭ _ਅੰਤਰ ਬਾਸੀ। 
ਦੀਨ _ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ _ਅਜੋਨ ਅਜੈ ਅਬਿਨਾਸੀ। ੩। 


ਆਦਿ ਅਭੇਖ ਅਛੇਦ ਸਦਾ ਪ੍ਰਭ ਬੇਦ _ਕਤੇਬਨਿ ਭੇਦੁ ਨ ਪਾਯੋ। 
ਦੀਨ _ਦਯਾਲ ਕ੍ਰਿਪਾਲ ਕ੍ਰਿਪਾਨਿਧਿ ਸਤਿ _ਸਦੈਵ ਸਭੈ ਘਟ ਛਾਯੋ। 
ਸੇਸ ਸੁਰੇਸ ਗਣੇਸ ਮਹੇਸੁਰ ਗਾਹਿ ਫਿਰੈ ਸੁਤਿ ਥਾਹ ਨਾ _ਆਯੋ। 
ਰੇ ਮਨ ਮੂੜਿ ਅਗੂੜ ਇਸੋ ਪੂਭ ਤੈ ਕਿਹਿ ਕਾਜਿ ਕਹੋ _ਬਿਸਰਾਯੋ। ੪। 


ਅਚੁਤ ਆਦਿ _ਅਨੀਲ ਅਨਾਹਦ ਸਤ ਸਰੂਪ _ਸਦੈਵ ਬਖਾਨੇ। 

ਆਦਿ ਅਜੋਨਿ ਅਜਾਇ ਜਹਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ। 
ਸਿਧ ਸਯੰਭੂ ਪ੍ਰਸਿਧ ਸਬੈ ਜਗ ਏਕ ਹੀ ਠੌਰ ਅਨੇਕ ਬਖਾਨੇ। 

ਰੇ ਮਨ ਰੰਕ ਕਲੰਕ ਬਿਨਾ ਹਰਿ ਤੈ ਕਿਹ ਕਾਰਣ ਤੇ ਨ ਪਹਿਚਾਨੇ। ੫। 


ਸਵੈਯੇ 
56` ਵੰਹ੍ਗ੍‌ਨ ਨੰ ਕੀ _ਫਤਾਹਾ 
ਸੀ ਮੁਖਵਾਕ _ਪਾਤਿਸਾਹੀ ੧0 


ਜਾਗਦੀ ਜੋਤਿ ਵਾਲੇ (ਪਰਮਾਤਮਾ) ਨੂੰ ਦਿਨ ਰਾਤ ਜਪੇ ਅਤੇ (ਉਸ) ਇਕ ਤੋਂ 
ਮਨ ਵਿਚ ਕਿਸੇ ਹੋਰ ਨੂੰ ਨ ਲਿਆਵੇ। ਪੂਰਨ ਪ੍ਰੇਮ ਅਤੇ ਪ੍ਰਤੀਤ ਦੇ ਬੁਤ ਦੀ ਪਾਲਨਾ ਕਰੇ 
ਗੋਰਾਂ, ਮੜ੍ਹੀਆਂ ਤੇ ਮਠਾਂ ਨੂੰ ਭੁਲ ਕੇ ਵੀ ਨ ਮੰਨੇ। ਤੀਰਥ (ਇਸ਼ਨਾਨ), ਦਾਨ, ਦਇਆ, ਤਪ, 
ਸੰਜਮ ਆਦਿ ਨੂੰ ਬਿਨਾ ਇਕ (ਪ੍੍ਭੂ) ਦੇ (ਹੋਰ ਕਿਸੇ) ਇਕ ਨੂੰ ਨ ਪਛਾਣੇ। (ਜਦੋਂ ਉਸ) ਪਰਿਪੂਰਨ 
ਦੀ ਜੋਤਿ ਹਿਰਦੇ ਵਿਚ ਜਗੇਗੀ, ਤਦ ਹੀ ਉਸ ਨੂੰ ਅਤਿਅੰਤ ਨਿਰਮਲ ਰੂਪ ਖਾਲਸਾ _ਜਾਣੇ।੧। 


(ਜੋ ਸਦਾ ਸਤਿ ਸਰੂਪ ਹੈ, ਆਦਿ ਤੋਂ ਹੀ ਸੱਤ ਅਤੇ ਬੂਤ ਵਾਲਾ ਹੈ, ਜੋ ਆਦਿ ਤੋਂ 
ਰਹਿਤ, ਅਗਾਧ ਅਤੇ ਨ ਜਿਤਿਆ ਜਾ ਸਕਣ ਵਾਲਾ ਹੈ। (ਜਿਸਨੇ) ਦਾਨ, ਦਇਆ, (ਇੰਦੀਆਂ 
ਦੇ) ਦਮਨ, ਸੰਜਮ, ਨੇਮ, ਜਤ, ਬੁਤ, ਸੀਲ ਅਤੇ ਚੰਗੀ ਵ੍ਰਿੰਤੀ ਵਾਲਾ ਅਤੇ ਅਦੁੱਤੀ (ਅਬੈ) ਵਾਲਾ 
ਹੈ। (ਜੋ) ਆਪ ਸਭ ਦਾ ਆਦਿ, ਸੈਖਿਆ ਰਹਿਤ ('ਅਨੀਲ”); ਆਦਿ ਤੋਂ ਬਿਨਾ, ਅਨਾਹਦ, ਅਦ੍ੈਖ, 
ਅਭੇਖ ਅਤੇ ਅਭੈ ਹੈ। (ਜਿਸ ਦਾ) ਰੂਪ ਅਰੂਪ, ਅਰੇਖ ਅਤੇ ਬੁਢੇਪੇ ਨੂੰ ਨਸ਼ਟ ਕਰਨ ਵਾਲਾ, 
ਦੀਨ ਉਤੇ ਦਇਆ ਕਰਨ ਵਾਲਾ ਅਤੇ ਕ੍ਰਿਪਾਲੂ ਹੋਇਆ ਹੈ।੨। 


(ਉਹ) ਮਹਾ ਪ੍ਰਭੂ ਆਦਿ, ਅਦ੍ਰੈਸ, ਅਭੇਖ, ਸਤਿ ਸਰੂਪ ਵਾਲਾ ਹੈ (ਅਤੇ ਸਰਬਤ੍ਹ ਉਸਦੀ) 
ਜੋਤਿ ਪ੍ਰਕਾਸ਼ਿਤ ਹੈ। ਜੋ ਸਾਰਿਆਂ ਦੇ ਦਿਲਾਂ ਦੇ ਪਟ ਉਤੇ ਪਸਰਿਆ ਹੋਇਆ ਹੈ ਅਤੇ ਤੱਤਾਂ ਦੇ 
ਸਰੂਪ ਅਤੇ ਸੁਭਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਹੇ ਪੂਭੂ! ਤੂੰ ਹੀਆਦਿ, ਜੁਗਾਦਿ, ਜਗਾਦਿ 
ਵਿਚ ਪਸਰਿਆ ਹੋਇਆ ਹੈ ਅਤੇ ਸਭ ਦੇ ਅੰਦਰ ਵਸ ਰਿਹਾ ਹੈਂ। ਹੇ ਦੀਨ ਦਿਆਲ, ਕ੍ਰਿਪਾਲੂ, 
ਕ੍ਰਿਪਾ ਕਰਨ ਵਾਲੇ, ਤੂੰ ਆਦਿ, ਅਜੋਨ, ਅਜੈ ਅਤੇ ਅਬਿਨਾਸੀ ਹੈਂ।੩। 


ਹੇ ਪ੍ਰਭੂ! (ਤੂੰ) ਸਦਾ ਆਦਿ, ਅਭੇਖ, ਅਛੇਦ (ਨ ਛੇਦੇ ਜਾ ਸਕਣ ਵਾਲਾ) ਹੈਂ। ਵੇਦਾਂ 
ਅਤੇ ਕਤੇਬਾਂ ਨੇ (ਤੇਰਾ) ਭੇਦ ਨਹੀਂ ਪਾਇਆ ਹੈ। ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਨਿਧਾਨ, 
ਸਦਾ ਸਤਿ ਸਰੂਪ! ਸਾਰਿਆਂ ਘਟਾਂ_ (ਸ਼ਰੀਰਾਂ) ਵਿਚ ਤੂੰ ਫੈਲਿਆ ਹੋਇਆ ਹੈਂ। ਸ਼ੇਸ਼ਨਾਗ, ਇੰਦਰ, 
ਗਣੇਸ਼, ਸ਼ਿਵ, ਵੇਦ (ਆਦਿ ਸਭ) ਲਭਦੇ ਰਹੇ ਹਨ, ਪਰ (ਤੇਰਾ) ਥਾਹ ਪ੍ਰਾਪਤ ਨਹੀਂ ਕਰ ਸਕੇ 
ਹਨ। ਹੇ ਮੂਰਖ ਮਨ! (ਤੂੰ) ਦਸ, ਕਿਸ ਲਈ ਅਜਿਹੇ ਸੁਸਪਸ਼ਟ (ਅਗੂੜ) ਪ੍ਰਭੂ ਨੂੰ ਭੁਲਾ ਦਿੱਤਾ 
ਹੈ। ੪। 

(ਜੋ) ਅਡਿਗ (ਅਚੁਤ) ਆਦਿ, ਅਣਗਿਣਤ (ਅਨੀਲ)ਅਤੇ ਅਨਾਹਦ (ਅਪਾਰ) ਹੈ ਅਤੇ ਜਿਸ 
ਦਾ ਸਰੂਪ ਸਦਾ “ਸਤਿ” ਕਿਹਾ ਜਾਂਦਾ ਹੈ। (ਜੋ) ਆਦਿ, ਅਜੋਨ, ਅਜਾਇ (ਬਿਨਾ ਕਿਸੇ ਵਿਸ਼ੇਸ਼ 
ਸਥਾਨ ਦੇ), ਬਿਨਾ ਬਿਰਧ ਅਵਸਥਾ ਦੇ, ਅਤਿ ਪਵਿਤਰ ਅਤੇ ਪਰੇ ਤੋਂ ਪਰੇ ਮੰਨਿਆ ਜਾਂਦਾ ਹੈ। 
(ਜੋ) ਆਪਣੇ ਆਪ ਸਿੱਧ ਹੋਣ ਵਾਲਾ ਅਤੇ ਸਾਰੇ ਸੰਸਾਰ ਵਿਚ ਪੁਸਿੱਧ ਹੈ ਅਤੇ (ਜਿਸ ਦਾ) ਇਕ 
ਹੀ ਸਥਾਨ ਤੇ ਅਨੇਕ ਤਰ੍ਹਾਂ ਦਾ ਵਰਣਨ ਹੁੰਦਾ ਹੈ। ਹੇ ਵਿਚਾਰੇ ਮਨ! ਤੂੰ ਉਸ _ਕਲੰਕ-ਰਹਿਤ 
ਹਰਿ ਨੂੰ ਕਿਸ ਕਾਰਨ ਨਹੀਂ ਪਛਾਣਿਆ ਹੈ।੫। 


ਹੇ ਕਰਤਾਰ! ਤੂੰ ਅਛਰ _(ਛਲ-ਰਹਿਤ), ਆਦਿ, _ਅਨੀਲ, _ਅਨਾਹਦ (ਅਪਾਰ) ਅਤੇ ਸਦਾ 


ਬਿਨਾ 
ਅਤੇ 


੩੮੯0 


ਸੀ _ਦਸਮ-ਗ੍ਰੰਥ _ਸਾਹਿਬ 


ਅਛਰ ਆਦਿ _ਅਨੀਲ ਅਨਾਹਦ ਸਤ _ਸਦੈਵ ਤੁਹੀ ਕਰਤਾਰਾ। 

ਜੀਵ ਜਿਤੇ ਜਲ ਮੈ ਥਲ ਮੈ ਸਬ ਕੈ ਸਦ ਪੇਟ ਕੌ ਪੋਖਨ ਹਾਰਾ। 
ਬੇਦ ਪੁਰਾਨ ਕੁਰਾਨ ਦੁਹੁੰ ਮਿਲਿ _ਭਾਤਿ ਅਨੇਕ _ਬਿਚਾਰ _ਬਿਚਾਰਾ। 
ਔਰ ਜਹਾਨ ਨਿਦਾਨ ਕਛੂ ਨਹਿ ਏ ਸੁਬਹਾਨ ਤੁਹੀ ਸਿਰਦਾਰਾ। ੬। 


ਆਦਿ _ਅਗਾਧਿ ਅਛੇਦ ਅਭੇਦ ਅਲੇਖ _ਅਜੇਅ ਅਨਾਹਦ ਜਾਨਾ। 
ਭੂਤ ਭਵਿਖ ਭਵਾਨ ਤੁਹੀ ਸਬਹੁੰ ਸਬ ਠੌਰਨ ਮੋ ਮਨ _ਮਾਨਾ”। 
ਸਦੇਵ ਅਦੇਵ ਮਣੀਧਰ ਨਾਰਦ _ਸਾਰਦ ਸਤਿ _ਸਦੈਵ ਪਛਾਨਾ। 
ਦੀਨ _ਦਯਾਲ ਕ੍ਰਿਪਾਲ ਕ੍ਰਿਪਾਨਿਧਿ ਕੋ ਕਛੂ _ਭੇਦ ਪੁਰਾਨ ਕੁਰਾਨ ਨ _ਜਾਨਾ। _੭। 


ਸਤਿ ਸਦੈਵ ਸਰੂਪ _ਸਦਾਬ੍ਹਤ ਬੇਦ ਕਤੇਬ ਤੁਹੀ ਉਪਜਾਯੋ। 

ਦੇਵ ਅਦੇਵਨ ਦੇਵ ਮਹੀਧਰ ਭੂਤ ਭਵਾਨ ਵਹੀ ਠਹਰਾਯੋ। 

ਆਦਿ ਜੁਗਾਦਿ ਅਨੀਲ ਅਨਾਹਦ ਲੋਕ _ਅਲੋਕ _ਬਿਲੋਕ ਨ ਪਾਯੋ। 
ਰੇ ਮਨ ਮੂੜ ਅਗੂੜਿ ਇਸੋ ਪੂਭ ਤੋਹਿ ਕਹੋ ਕਿਹਿ ਆਨ ਸੁਨਾਯੋ। ੮। 


ਦੇਵ ਅਦੇਵ ਮਹੀਧਰ _ਨਾਗਨ ਸਿਧ ਪ੍ਰਸਿਧ ਬਡੋ ਤਪੁ ਕੀਨੋ। 

ਬੇਦ ਪੁਰਾਨ ਕੁਰਾਨ ਸਬੈ ਗੁਨ ਗਾਇ ਥਕੇ ਪੈਤੋ ਜਾਇ ਨ ਚੀਨੋ। 
ਭੂਮਿ ਅਕਾਸ ਪਤਾਰ ਦਿਸਾ ਬਿਦਿਸਾ ਜਿਹਿ ਸੋ ਸਬ ਕੇ ਚਿਤ ਚੀਨੋ। 
ਪੂਰ ਰਹੀ ਮਹਿ ਮੋ ਮਹਿਮਾ ਮਨ ਮੈ ਤਿਨਿ ਆਨਿ ਮੁਝੈ ਕਹਿ ਦੀਨੋ। ੯। 


ਬੇਦ ਕਤੇਬ ਨ ਭੇਦ ਲਹਯੋ _ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ। 
ਸਿੰਮ੍ਿਤ ਸਾਸਤ ਬੇਦ ਸਬੈ ਬਹੁ _ਭਾਤਿ ਪੁਰਾਨ ਬੀਚਾਰ ਬੀਚਾਰੇ। 

ਆਦਿ _ਅਨਾਦਿ _ਅਗਾਧਿ _ਕਥਾ _ਧੂਅ ਸੇ ਪ੍ਰਹਿਲਾਦਿ ਅਜਾਮਲ _ਸਤਾਰੇ। 
ਨਾਮੁ ਉਚਾਰ ਤਰੀ _ਗਨਿਕਾ ਸੋਈ ਨਾਮੁ ਅਧਾਰ ਬੀਚਾਰ _ਹਮਾਰੇ। _੧/0। 


ਆਦਿ _ਅਨਾਦਿ _ਅਗਾਧਿ ਸਦਾ ਪੂਭ _ਸਿਧ ਸੂਰੂਪ _ਸਬੋ _ਪਹਿਚਾਨਯੋ। 
ਗੰਧੂਬ _ਜਛ _ਮਹੀਧਰ ਨਾਗਨ ਭੂਮਿ ਅਕਾਸ ਚਹੁੰ ਚਕ _ਸਜਾਨਯੋ। 
ਲੋਕ ਅਲੋਕ ਦਿਸਾ ਬਿਦਿਸਾ ਅਰੁ ਦੇਵ ਅਦੇਵ ਦੁਹੂੰ ਪ੍ਰਭ _ਮਾਨਯੋ। 
ਚਿਤ _ਅਗਯਾਨ ਸੁਜਾਨ ਸੁਯੰਭਵ ਕੌਨ ਕੀ _ਕਾਨਿ ਨਿਦਾਨ ਭੁਲਾਨਯੋ। _੧੧। 


ਸਵੈਯੇ ੩੯੧ 


ਸਤਿ ਸਰੂਪ ਵਾਲਾ ਹੈਂ। ਜਲ ਅਤੇ ਥਲ ਵਿਚ ਵਸਣ ਵਾਲੇ ਜਿਤਨੇ ਜੀਵ ਹਨ, (ਤੂੰ ਹੀ ਉਨ੍ਹਾਂ) 
ਸਾਰਿਆਂ ਦਾ ਸਦਾ ਪੇਟ ਭਰਨ ਵਾਲਾ ਹੈਂ। ਵੇਦ, ਪੁਰਾਨ, ਕੁਰਾਨ (ਦੇ ਮੰਨਣ ਵਾਲੇ) ਦੋਹਾਂ (ਹਿੰਦੂਆਂ 
ਤੇ ਮੁਸਲਮਾਨਾਂ) ਨੇ ਮਿਲਕੇ ਅਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਚਾਰੇ ਹਨ। ਹੇ ਅਸਚਰਜ _(ਸੁਬਹਾਨ) 
ਰੂਪ! (ਇਸ) ਸੰਸਾਰ ਦਾ ਅੰਤ ਵਿਚ ਹੋਰ ਕੋਈ ਨਹੀਂ, (ਕੇਵਲ) ਤੂੰ ਹੀ ਸੁਆਮੀ ਹੋਵੇਂਗਾ।੬। 

(ਜੋ) ਆਦਿ, ਅਗਾਧਿ (ਅਥਾਹ), ਅਛੇਦ, ਅਭੇਦ, ਅਲੇਖ, ਅਜੈ (ਨ ਜਿਤੇ ਜਾ ਸਕਣ 
ਵਾਲੇ) ਅਰਥਾਂਤਰ--ਨ ਜਨਮ ਲੈਣ ਵਾਲੇ - (ਅਜੇ) ਅਤੇ ਅਨਾਹਦ (ਅਪਾਰ) ਜਾਣਿਆ ਗਿਆ 
ਹੈ। ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਅਤੇ ਸਭ ਸਥਾਨਾਂ ਵਿਚ ਤੁੰ ਹੀ ਹੈਂ, (ਇਹ ਗੱਲ) 
ਮੇਰੇ ਮਨ ਨੇ ਮੌਨ ਲਈ ਹੈ। ਦੇਵਤਿਆਂ, ਦੈੱਤਾਂ, ਸ਼ੇਸ਼ਨਾਗ, ਨਾਰਦ, ਸ਼ਾਰਦਾ (ਸਰਸੂਤੀ) ਨੇ (ਤੈਨੂੰ) 
ਸਦਾ ਸਤਿ ਕਰਕੇ ਪਛਾਣਿਆ ਹੈ। ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ-ਨਿਧਾਨ! (ਤੇਰਾ) ਕੁਝ ਵੀ 
ਭੇਦ ਪੁਰਾਨ ਅਤੇ ਕੁਰਾਨ ਨੇ ਨਹੀਂ ਜਾਣਿਆ।੭। 

ਹੇ ਸਤਿ ਸਰੂਪ ਅਤੇ ਸਦਾ ਸੱਤ ਬ੍ਰਿਤੀ ਵਾਲੇ! ਤੂੰ ਹੀ ਵੇਦਾਂ ਅਤੇ ਕਤੇਬਾਂ ਨੂੰ ਉਤਪੰਨ 
ਕੀਤਾ ਹੈ। (ਜੋ) ਦੇਵਤਿਆਂ ਅਤੇ ਦੈੱਤਾਂ ਦਾ ਸੁਆਮੀ (ਦੇਵ), ਧਰਤੀ ਨੂੰ ਧਾਰਨ ਕਰਨ ਵਾਲਾ ਹੈ, 
ਉਸੇ ਨੂੰ ਤਿੰਨਾਂ ਕਾਲਾਂ ਵਿਚ ਮੰਨਿਆ ਜਾਂਦਾ ਹੈ। (ਜੋ) ਆਦਿ, ਜੁਗਾਦਿ, _ਅਨੀਲ, _ਅਨਾਹਦ 
(ਅਪਾਰ) ਹੈ, (ਉਸ ਨੂੰ) ਲੋਕ ਅਤੇ ਪਰਲੋਕ ਵਿਚ ਕੋਈ ਵੇਖ ਨਹੀਂ ਸਕਿਆ ਹੈ। ਹੇ ਮੂਰਖ 
ਮਨ! ਅਜਿਹੇ ਸੁਸਪਸ਼ਟ ('ਅਗੂੜਿ”) ਪ੍ਰਭੂ (ਦਾ ਭੇਦ), ਦਸ, ਤੈਨੂੰ ਕਿਸ ਨੇ ਆ ਕੇ ਸੁਣਾਇਆ 
ਹੈ।੮। 
ਨੇ (ਤੈਨੂੰ ਪ੍ਰਾਪਤ ਕਰਨ ਲਈ) _ਬੜੀ ਭਾਰੀ ਤਪਸਿਆ ਕੀਤੀ ਹੈ। ਵੇਦ, ਪੁਰਾਨ, ਕੁਰਾਨ (ਆਦਿ 
ਸਾਰੇ ਧਰਮ ਗ੍ਰੰਥ ਤੇਰੇ) ਗੁਣ ਗਾਂਦੇ ਗਾਂਦੇ ਥਕ ਗਏ ਹਨ, ਪਰ ਤੈਨੂੰ (ਉਹ) ਪਛਾਣ ਨਹੀਂ ਸਕੇ 
ਹਨ। ਭੂਮੀ, ਆਕਾਸ਼, ਪਾਤਾਲ, ਦਿਸ਼ਾ, ਵਿਦਿਸ਼ਾ ਵਿਚ ਜੋ ਵੀ (ਜੀਵ ਜੰਤ) ਹੈ, (ਉਨ੍ਹਾਂ) ਸਭ 
ਦੇ ਚਿਤ ਦੇ ਹਾਲ ਨੂੰ (ਉਹ) ਜਾਣਦਾ ਹੈ। (ਉਸ ਦੀ) ਮਹਿਮਾ ਸਾਰੀ ਪ੍ਰਿਥਵੀ ਵਿਚ ਪਸਰੀ ਹੋਈ 
ਹੈ। (ਇਸੇ ਨੇ) ਮੇਰੇ ਮਨ ਵਿਚ ਵਿਚਾਰ ਭਰ ਦਿੱਤਾ ਹੈ (ਚੇਤਨਾ ਪੈਦਾ ਕਰ ਦਿੱਤੀ ਹੈ)।੯। 

ਵੇਦਾਂ ਅਤੇ ਕਤੇਬਾਂ ਨੇ ਉਸ ਦਾ ਭੇਦ ਨਹੀਂ ਪਾਇਆ ਹੈ, ਸਾਰੇ ਸਿੱਧ ਲੋਗ ਸਮਾਧੀਆਂ 
ਲਗਾ ਲਗਾ ਕੇ ਹਾਰ ਗਏ ਹਨ। ਸਿਮਿ੍‌ਤੀਆਂ, ਸ਼ਾਸਤ੍ਹਾਂ, ਵੇਦਾਂ ਅਤੇ ਪੁਰਾਨਾਂ ਆਦਿਕ ਸਾਰਿਆਂ (ਧਰਮ 
ਗੁੰਥਾਂ) ਨੇ ਬਹੁਤ ਤਤ੍ਹਾਂ ਨਾਲ (ਉਸ ਦਾ) ਵਿਚਾਰ ਵਿਚਾਰਿਆ ਹੈ। (ਉਸ) ਆਦਿ ਅਤੇ ਅਨਾਦਿ 
(ਪਰਮਾਤਮਾ) ਦੀ ਕਥਾ ਦੀ (ਥਾਹ ਨਹੀਂ ਪਾਈ ਜਾ ਸਕਦੀ), ਜਿਸ ਨੇ ਧੂਹ ਪ੍ਰਹਿਲਾਦ (ਵਰਗੇ 
ਭਗਤ) ਅਤੇ _ਅਜਾਮਲ (ਜਿਹੇ ਪਾਪੀ) ਤਾਰੇ ਹਨ। (ਜਿਸ ਦੇ )ਨਾਮ ਨੂੰ ਜਪ ਕੇ ਵੇਸਵਾ ਤਰ 
ਗਈ ਹੈ, ਉਸੇ ਨਾਮ ਦਾ ਸਦਾ ਵਿਚਾਰ ਸਾਡੇ _ਪ੍ਰਾਣਾਂ ਦਾ ਆਧਾਰ _ਹੈ।੧0। 

(ਉਹ) ਪ੍ਰਭੂ ਸਦਾ ਆਦਿ, _ਅਨਾਦਿ, ਅਗਾਧਿ ਸਰੂਪ ਵਾਲਾ ਹੈ ਅਤੇ ਸਭ ਨੂੰ ਪਛਾਣਨ 
ਵਾਲਾ _ਹੈ। _ਗੰਧਰਬ, _ਯਕਸ਼, _ਮਹੀਧਰ (ਪਰਬਤ), ਸ਼ੇਸ਼ਨਾਗ, _(ਆਦਿ ਸਾਰੇ _ਉਸ ਨੂੰ) ਭੂਮੀ, 
ਆਕਾਸ਼, ਚੌਹਾਂ ਦਿਸ਼ਾਵਾਂ (ਵਿਚ ਵਿਆਪਕ) ਜਾਣਦੇ ਹਨ। ਦੇਵਤਿਆਂ ਤੇ ਦੈੱਤਾਂ ਦੋਹਾਂ ਨੇ ਪ੍ਭੂ ਨੂੰ 
ਲੋਕ, ਪਰਲੋਕ, ਦਿਸ਼ਾ ਅਤੇ _ਵਿਦਿਸ਼ਾ ਵਿਚ ਮੰਨਿਆ ਹੈ। ਹੇ ਅਗਿਆਨੀ ਚਿਤ! ਉਸ ਆਪਣੇ 
ਆਪ ਹੋਣ ਵਾਲੇ (ਪੁਭੂ) ਨੂੰ _ਪਛਾਣ। ਕਿਸ ਦੀ ਮੁਹਤਾਜੀ ਕਰਕੇ (ਉਸ ਨੂੰ) ਭੁਲਾ ਦਿਤਾ ਹੈ।੧੧। 

ਕਿਸੇ ਨੇ ਠਾਕੁਰ ਨੂੰ ਲੈ ਕੇ ਗਲ ਨਾਲ ਘੁਟ ਕੇ ਬੰਨ੍ਹ ਲਿਆ ਹੈ ਅਤੇ ਕੋਈ ਸ਼ਿਵ 
ਨੂੰ ਈਸ਼ਵਰ ਮੰਨਦਾ ਹੈ। ਕੋਈ ਹਰਿ ਨੂੰ ਮੰਦਿਰ ਵਿਚ ਦਸਦਾ ਹੈ ਅਤੇ ਕੋਈ ਮਸੀਤ ਵਿਚ ਮੰਨਦਾ 
ਹੈ। ਕਿਸੇ ਨੇ (ਉਸਨੂੰ) ਰਾਮ ਕਿਹਾ ਹੈ ਅਤੇ ਕਿਸੇ ਨੇ ਕ੍ਰਿਸ਼ਨ ਅਤੇ ਕਿਸੇ ਨੇ ਮਨ ਵਿਚ (ਉਸਨੂੰ) 


੩੯੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਹੂ ਲੈ ਠੋਕਿ ਬਧੇ ਉਰਿ ਠਾਕੁਰ ਕਾਹੂੰ ਮਹੇਸ ਕੋ ਏਸ _ਬਖਾਨਯੋ। 
ਕਾਹੂ ਕਹਿਯੋ ਹਰਿ ਮੰਦਰ ਮੈ ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ। 
ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ _ਮਨੈ _ਅਵਤਾਰਨ ਮਾਨਯੋ। 
ਫੋਕਟ ਧਰਮ _ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ। _੧੨। 


ਜੌ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ _ਜੂ। 

ਕਾਲ ਹੂੰ ਕਾਲ ਕਹੋ _ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ _ਜੂ। 
ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ_ਜੂ। 

ਤਾ ਹੀ ਕੋ ਮਾਨਿ ਪ੍ਰਭ ਕਰਿ ਕੈ ਜਿਹ ਕੋ ਕੋਊ ਭੇਦੁ ਨ ਲੇਨ ਲਯੋ ਜੂ। ੧੩। 


ਕ੍ਯੋ ਕਹੋ ਕ੍ਰਿਸਨ ਕ੍ਰਿਪਾ ਨਿਧਿ ਹੈ ਕਿਹ ਕਾਜ ਤੇ ਬਧਕ ਬਾਣੁ ਲਗਾਯੋ। 
ਅਉਰ _ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲਿ ਨਾਸੁ _ਕਰਾਯੋ। 
ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ। 
ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋ _ਬਸੁਦੇਵਹਿ ਬਾਪੁ _ਕਹਾਯੋ। _੧੪। 


ਕਾਹੇ ਕੌ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ _ਬਖਾਨਯੋ। 
ਹੈ ਨ ਰਘੂੇਸ ਜਦ੍ਰੇਸ ਰਮਾਪਤਿ ਤੈ ਜਿਨ ਕੋ ਬਿਸੁਨਾਥ ਪਛਾਨਯੋ। 
ਏਕ ਕੋ ਛਾਡਿ ਅਨੇਕ ਭਜੇ ਸੁਕ ਦੇਵ ਪਰਾਸਰ ਬਯਾਸ ਝੁਠਾਨਯੋ। 
ਫੋਕਟ ਧਰਮ ਸਜੇ ਸਬ ਹੀ ਹਮ ਏਕ ਹੀ ਕੌ ਬਿਧਿ ਨੇਕ ਪੁਮਾਨਯੋ। ੧੫। 


ਕੋਊ ਦਿਜੇਸ ਕੁ ਮਾਨਤ ਹੈ ਅਰੁ ਕੋਊ ਮਹੇਸ ਕੋ ਏਸ ਬਤੈ ਹੈ। 
ਕੋਊ ਕਹੈ ਬਿਸਨੋ ਬਿਸੁਨਾਇਕ ਜਾਹਿ ਭਜੇ ਅਘ ਓਘ ਕਟੈ ਹੈ। 
ਬਾਰ ਹਜਾਰ ਬਿਚਾਰ ਅਰੇ ਜੜ ਅੰਤ ਸਮੇ ਸਬ ਹੀ ਤਜਿ ਜੈ ਹੈ। 
ਤਾ ਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਕੇ ਅਬ ਹੈ ਅਰ ਆਗੈ ਊ ਹ੍ਹੈ ਹੈ। ੧੬। 


ਕੋਟਕ ਇੰਦੂ ਕਰੇ ਜਿਹ ਕੇ ਕਈ ਕੋਟਿ ਉਪਿੰਦੂ ਬਨਾਇ ਖਪਾਯੋ। 
ਦਾਨਵ ਦੇਵ ਫਨਿੰਦੂ ਧਰਾਧਰ ਪਛ ਪਸੂ ਨਹਿ ਜਾਤਿ ਗਨਾਯੋ। 

ਆਜ ਲਗੇ ਤਪੁ ਸਾਧਤ ਹੈ ਸਿਵ ਊ ਬੂਹਮਾ ਕਛੁ ਪਾਰ ਨ ਪਾਯੋ। 
ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ। ੧੭। 


ਸਵੈਯੇ ੩੯੩ 


ਅਵਤਾਰਾਂ ਵਿਚ ਮੰਨਿਆ ਹੈ। (ਪਰ ਮੈਂ ਆਪਣੇ) ਮਨ ਵਿਚ ਸਾਰੇ ਫੋਕਟ ਧਰਮਾਂ ਨੂੰ ਭੁਲਾ ਕੇ, 
ਕੇਵਲ ਕਰਤਾਰ ਨੂੰ ਹੀ ਕਰਤਾ ਮੰਨਿਆ ਹੈ।੧੨। 

ਜੇ ਰਾਮ ਨੂੰ ਅਜੋਨੀ ਅਤੇ ਅਤਿ ਅਜੈ ਕਹੋਗੇ, (ਤਾਂ ਉਹ) ਕੌਸ਼ਲਿਆ ਦੀ ਕੁਖ ਵਿਚੋਂ 
ਕਿਉਂ ਜੰਮਿਆ ਸੀ। ਜੇ ਕਾਨ੍ਹ ਨੂੰ ਹੀ ਕਾਲ ਕਹੋਂਗੇ, (ਤਾਂ ਉਹ) ਕਿਸ ਲਈ ਕਾਲ ਦੇ ਅਧੀਨ 
ਹੋਇਆ ਸੀ (ਅਰਥਾਤ ਮ੍ਰਿਤੂ ਨੂੰ ਪ੍ਰਾਪਤ ਹੋਇਆ _ਸੀ)। (ਜੋ) ਸਤਿ ਸਰੂਪ ਅਤੇ ਨਿਰਵੈਰ 


ਅਖਵਾਉਂਦਾ ਹੈ, (ਤਾਂ ਉਸਨੇ) ਅਰਜਨ _(ਪਥ-ਪਾਰਥ) ਦਾ ਰਥ ਕਿਉਂ ਹਿਕ ਕੇ ਭਜਾਇਆ ਸੀ। 
(ਹੇ ਮਨ!) ਉਸੇ ਨੂੰ ਪ੍ਰਭੂ _ਕਰਕੇ ਮੰਨ ਜਿਸ ਦਾ ਭੇਦ ਨ ਕਿਸੇ ਨੇ ਲਿਆ ਹੈ ਅਤੇ ਨ 
ਲਏਗਾ।੧੩। 


ਕਿਉਂ ਕਹਿੰਦੇ ਹੋ ਕਿ ਕ੍ਰਿਸ਼ਨ ਕ੍ਰਿਪਾ ਨਿਧੀ (ਪਰਮਾਤਮਾ) ਹੈ (ਫਿਰ) ਕਿਸ ਲਈ ਬਧਕ 
(ਸ਼ਿਕਾਰੀ) ਨੇ (ਉਸਨੂੰ) ਬਾਣ ਮਾਰਿਆ ਸੀ? (ਜੇ) ਉਹ ਹੋਰਾਂ ਦੀਆਂ ਕੁਲਾਂ ਨੂੰ ਉਧਾਰਨ ਵਾਲਾ 
ਹੈ, (ਤਾਂ ਉਸਨੇ) ਆਪਣੀ ਕੁਲ ਦਾ ਨਾਸ ਕਰਾਇਆ ਸੀ? (ਜੇ ਉਹ) ਆਦਿ ਕਾਲ ਤੋਂ ਅਜੋਨੀ 
ਅਖਵਾਉਂਦਾ ਸੀ_(ਤਾਂ ਫਿਰ ਉਹ) ਦੇਵਕੀ ਦੇ ਪੇਟ ਵਿਚ ਕਿਸ ਤਰ੍ਹਾਂ ਆਇਆ ਸੀ। ਜਿਸ ਦਾ 
ਕੋਈ ਪਿਤਾ ਅਤੇ ਮਾਤਾ ਨਹੀਂ ਕਿਹਾ ਜਾਂਦਾ, (ਤਾਂ ਫਿਰ) ਵਸੁਦੇਵ (ਉਸ ਦਾ) ਪਿਤਾ ਕਿਵੇਂ ਅਖਵਾਇਆ 
ਹੈ।੧੪। 

ਕਿਸ ਲਈ ਸ਼ਿਵ ਨੂੰ ਈਸ਼ਵਰ ਕਹਿੰਦੇ ਹੋ ਅਤੇ ਕਿਸ ਲਈ ਬੁਹਮਾ ਨੂੰ ਪਰਮੇਸ਼ਰ ਬਖਾਨ 
ਕਰਦੇ ਹੋ। ਰਾਮ, ਕ੍ਰਿਸ਼ਨ ਅਤੇ ਵਿਸ਼ਣੂ ਵੀ (ਈਸ਼ਵਰ) ਨਹੀਂ ਹਨ, ਜਿਨ੍ਹਾਂ ਨੂੰ ਤੂੰ ਵਿਸ਼ਵਨਾਥ ਵਜੋਂ 
ਪਛਾਣਿਆ ਹੈ। ਇਕ ਨੂੰ ਛਡ ਕੇ ਅਨੇਕ ਦੀ ਅਰਾਧਨਾ ਕਰਨ ਨਾਲ (ਤੁਸੀ) ਸੁਕਦੇਵ, ਪਰਾਸ਼ਰ 
ਅਤੇ ਬਿਆਸ ਨੂੰ ਝੂਠਾ ਸਿੱਧ ਕਰਦੇ ਹੋ। ਸਾਰੇ ਧਰਮ ਫੋਕਟ ਰੂਪ ਵਿਚ ਸਥਿਤ ਹਨ। ਅਸੀਂ 
ਤਾਂ ਇਕ ਨੂੰ ਹੀ ਅਨੇਕ ਢੰਗਾਂ ਨਾਲ ਪ੍ਰਮਾਣਿਤ ਕਰਦੇ ਹਾਂ।੧੫। 

ਕੋਈ ਬ੍ਰਹਮਾ ('ਦਿਜੇਸ”) ਨੂੰ ਮੰਨਦਾ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਦਸਦਾ ਹੈ। ਕੋਈ 
ਵਿਸ਼ਣੂ ਨੂੰ ਹੀ ਵਿਸ਼ਵ-ਨਾਇਕ ਕਹਿੰਦਾ ਹੈ ਜਿਸ ਨੂੰ ਭਜਣ ਨਾਲ ਸਾਰੇ ਪਾਪ ਕਟ ਜਾਂਦੇ ਹਨ। 
ਹੇ ਮੁਰਖ! ਹਜ਼ਾਰ ਵਾਰ ਵਿਚਾਰ ਕਰ ਲੈ, ਇਹ ਸਾਰੇ ਹੀ ਅੰਤ ਵੇਲੇ ਛਡ ਜਾਂਦੇ ਹਨ। ਉਸੇ 
ਦਾ ਧਿਆਨ ਹਿਰਦੇ ਵਿਚ ਧਾਰਨ ਕਰ ਜੋ (ਪਹਿਲਾਂ) ਸੀ, ਹੁਣ ਹੈ ਅਤੇ ਭਵਿਖ ਵਿਚ 
ਹੋਵੇਗਾ।੧੬। 

ਕਰੋੜਾਂ ਇੰਦਰ ਜਿਸ ਦੇ ਸਿਰਜੇ ਹੋਏ ਹਨ ਅਤੇ (ਜਿਸਨੇ) ਕਈ ਕਰੋੜ ਬਾਵਨ (ਉਪਿੰਦੂ) 
ਬਣਾ ਕੇ ਫਿਰ ਨਸ਼ਟ ਕਰ ਦਿੱਤੇ ਹਨ। (ਉਸਨੇ) ਦੈੱਤ, ਦੇਵਤੇ, ਸ਼ੇਸ਼ਨਾਗ, ਧਰਾਧਰ (ਪਰਬਤ), 
ਪੰਛੀ ਅਤੇ ਪਸ਼ੂ (ਇਤਨੇ ਪੈਦਾ ਕੀਤੇ ਹਨ ਕਿ ਉਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ _ਸਕਦੀ। 
ਅਜ ਤਕ ਸ਼ਿਵ ਅਤੇ ਬੂਹਮਾ ਤਪ ਕਰਦੇ ਆ ਰਹੇ ਹਨ (ਪਰ ਉਸ ਦਾ) ਕੁਝ ਵੀ ਪਾਰ ਨਹੀਂ 
ਪਾ _ਸਕੇ। ਵੇਦਾਂ ਅਤੇ ਕਤੇਬਾਂ ਨੇ ਜਿਸ ਦਾ ਭੇਦ ਨਹੀਂ ਪਾਇਆ, ਉਹੀ ਗੁਰੂ (ਪਾਰਬ੍ਰਹਮ) ਹੈ 
(ਜੋ) ਮੈਨੂੰ ਗੁਰੂ ਨੇ ਦਸ ਦਿੱਤਾ ਹੈ।੧੭। 

(ਤੁਸੀਂ) ਸਿਰ ਉਤੇ ਜਟਾਵਾਂ ਅਤੇ ਹੱਥਾਂ ਦੇ ਨੌਂਹ ਵਧਾ ਕੇ ਅਤੇ (ਬਗਲੇ ਵਾਂਗ) ਧਿਆਨ 
ਲਗਾ ਕੇ_ਸਾਰੇ ਲੋਕਾਂ ਨੂੰ ਠਗ ਲਿਆ ਹੈ। ਮੂੰਹ ਉਤੇ ਬਿਭੂਤ ਮਲ ਕੇ ਫਿਰ ਰਹੇ ਹੋ ਅਤੇ ਸਾਰੇ 
ਦੇਵਤਿਆਂ ਅਤੇ ਦੈੱਤਾਂ ਭਰਮਾ ਦਿੱਤਾ ਹੈ। ਲੋਭ ਦੇ ਵਸ ਹੋ ਕੇ ਘਰ ਘਰ (ਵਿਚ ਭਿਖਿਆ 


004 0੨ 


੩੯੪ 


ਸੀ _ਦਸਮ-ਗ੍ਰੰਥ _ਸਾਹਿਬ 


ਧਯਾਨ ਲਗਾਇ ਠਗਿਓ ਸਬ ਲੋਗਨ ਸੀਸ ਜਟਾ ਨ ਹਾਥਿ ਬਢਾਏ। 

ਲਾਇ ਬਿਭੂਤ _ਫਿਰਯੋ ਮੁਖ ਊਪਰਿ ਦੇਵ ਅਦੇਵ ਸਬੈ _ਡਹਕਾਏ। 

ਲੋਭ ਕੇ ਲਾਗੇ ਫਿਰਯੋ ਘਰ ਹੀ ਘਰਿ ਜੋਗ ਕੇ ਨਯਾਸ ਸਬੈ _ਬਿਸਰਾਏ। 
ਲਾਜ ਗਈ ਕਛੁ ਕਾਜੁ ਸਰਯੋ ਨਹਿ ਪ੍ਰੇਮ ਬਿਨਾ ਪਭ _ਪਾਨਿ ਨ _ਆਏ। ੧੮। 


ਕਾਹੇ ਕਉ ਡਿੰਭ ਕਰੈ ਮਨ ਮੂਰਖ ਡਿੰਭ ਕਰੇ ਅਪੁਨੀ ਪਤਿ ਪ੍ਰੋ ਹੈ। 
ਕਾਹੇ ਕਉ ਲੋਗ ਠਗੇ ਠਗ ਲੋਗਨਿ ਲੋਗ ਗਯੋ _ਪਰਲੋਗ _ਗਵੈ ਹੈ। 

ਦੀਲ ਦਯਾਲ ਕੀ ਨੌਰ ਜਹਾ ਤਿਹਿ ਠੌਰ ਬਿਥੈ ਤੁਹਿ ਠੌਰ ਨ ਹ੍ਹੈ ਹੈ। 
ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ। ੧੯। 


ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ। 
ਤਾਹੀ ਕੋ ਪੂਜ ਪ੍ਰਭੂ ਕਰਿ ਕੇ ਜਿਹ ਪੂਜਤ ਹੀ ਅਘ ਓਘ _ਮਿਟਾਹੀ। 
ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਹੀ। 
ਤਾਹੀ ਕੋ _ਧਯਾਨੁ ਪੁਮਾਨ ਸਦਾ ਇਨ ਫੋਕਟ ਧਰਮ ਕਰੇ ਫਲੂ _ਨਾਹੀ। ੨0। 


ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟਿ ਗਵਾਈ। 
ਸਿਧਿ ਕਹਾ ਸਿਲ ਕੇ ਪਰਸੈ ਬਲੁ ਬ੍ਰਿਧ ਘਟੀ ਨਵ ਨਿਧਿ ਨ ਪਾਈ। 
ਆਜ ਹੀ ਆਜੁ ਸਮੋ ਜੁ _ਬਿਤਯੋ ਨਹਿ ਕਾਜਿ ਸਰਯੋ ਕਛੁ ਲਾਜਿ ਨ ਆਈ। 
ਸੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸੇ ਸੁ ਬੈਸ ਗਵਾਈ। ੨੧। 


ਜੌ ਜੁਗ ਤੇ ਕਰ ਹੈ ਤਪਸਾ ਕੁਛ ਤੋਹਿ ਪੁਸੰਨੁ ਨ ਪਾਹਨ ਕੈ ਹੈ। 
ਹਾਥਿ ਉਠਾਇ ਭਲੀ ਬਿਧਿ ਸੋ ਜੜ ਤੋਹਿ ਕਛੂ ਬਰਦਾਨੁ ਨ ਦੈ ਹੈ। 
ਕਉਨ ਭਰੋਸੋ ਭਯਾ ਇਹ ਕੋ ਕਹੂ ਭੀਰ ਪਰੀ ਨਹਿ ਆਨਿ ਬਚੈ ਹੈ। 
ਜਾਨੁ ਰੇ ਜਾਨੁ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ। ੨੨। 


ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ। 

ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ _ਮਿਟਾਏ। 

ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ। 

ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ _ਕਾਹਿ ਨ _ਪਾਇਨ ਧਾਏ। ੨੩। 


ਸਵੈਯੇ ੩੯੫ 


ਲਈ) ਫਿਰ ਰਹੇ ਹੋ ਅਤੇ (ਸੱਚੇ) ਯੋਗ ਦੇ ਸਾਰੇ ਢੰਗ ਭੁਲਾ ਦਿੱਤੇ ਹਨ। (ਸਭ) ਲਾਜ-ਮਰਯਾਦਾ 
ਖਤਮ ਸਹੋ ਗਈ, (ਪਰ) ਕੁਝ ਵੀ ਕੰਮ ਨਹੀਂ ਸਰਿਆ (ਕਿਉਂਕਿ) ਪ੍ਰੇਮ ਤੋਂ ਬਿਨਾ ਪ੍ਰਭੂ ਹੱਥ 
ਨਹੀਂ ਆਉਂਦੇ _ਹਨ।੧੮। 

ਹੇ ਮੂਰਖ ਮਨ! ਕਿਸ ਲਈ ਪਾਖੰਡ ('ਡਿੰਭ”) ਕਰਦਾ ਹੈਂ; ਪਾਖੰਡ ਕਰਕੇ ਆਪਣੀ ਹੀ 
ਪ੍ਰਤਿਸ਼ਨਾ ਨਸ਼ਟ ਕਰ ਰਿਹਾ ਹੈਂ। ਕਿਸ ਲਈ ਲੋਕਾਂ ਨੂੰ ਠਗਦਾ ਹੈ? ਲੋਕਾਂ ਨੂੰ ਠਗਣ ਨਾਲ (ਇਹ) 
ਲੋਕ ਤਾਂ ਵਿਗੜ ਚੁਕਾ ਹੈ, ਪਰਲੋਕ ਵੀ ਵਿਗੜਦਾ ਜਾ ਰਿਹਾ ਹੈ। ਜਿਥੇ ਦੀਨ ਦਿਆਲ (ਪਰਮਾਤਮਾ) 
ਦਾ ਠਿਕਾਣਾ ਹੈ; ਉਸ ਸਥਾਨ ਵਿਚ ਤੈਨੂੰ ਢੋਈ ਨਹੀਂ ਮਿਲੇਗੀ। ਹੇ ਮਹਾ ਮੂਰਖ ਅਤੇ ਬੇਸਮਝ! 
(ਹੁਣ ਵੀ ਤੂੰ) ਚੇਤੇ ਕਰ ਲੈ (ਕਿਉਂਕਿ) ਭੇਖ ਦੇ ਕੀਤਿਆਂ ਅਲੇਖ (ਪ੍ਰਭੂ) ਨੂੰ ਪ੍ਰਾਪਤ ਨਹੀਂ ਕਰ 
ਸਕੇਂਗਾ।੧੯। 


ਕਿਸ ਲਈ ਪੱਥਰਾਂ ਨੂੰ ਪੂਜ ਰਿਹਾ ਹੈ? (ਇਨ੍ਹਾਂ) ਪੱਥਰਾਂ ਵਿਚ ਪਰਮੇਸ਼ਵਰ (ਆਦਿ) ਕੁਝ 
ਨਹੀਂ ਹੈ। ਉਸੇ ਨੂੰ ਪ੍ਰਭੂ ਮੰਨ ਕੇ ਪੂਜਾ ਕਰ, ਜਿਸ ਨੂੰ ਪੂਜਣ ਨਾਲ ਪਾਪ ਦਾ ਸਮੂਹ ਮਿਟ ਜਾਂਦੇ 
ਹਨ। ਆਧਿ ਅਤੇ ਬਿਆਧਿ (ਆਦਿਕ) ਜਿਤਨੇ ਵੀ ਬੰਧਨ ਹਨ, (ਉਸ ਦੇ) ਨਾਮ ਲੈਂਦਿਆਂ ਹੀ 
ਸਭ ਨਸ਼ਟ ਹੋ ਜਾਂਦੇ ਹਨ। ਸਦਾ ਉਸ ਦੇ ਧਿਆਨ ਵਿਚ ਮਗਨ ਰਹਿ, (ਕਿਉਂਕਿ) ਇਨ੍ਹਾਂ ਵਿਅਰਥ 
ਦੇ ਧਰਮਾਂ ਨੂੰ ਕਰਨ ਨਾਲ (ਕੋਈ) ਫਲ ਪ੍ਰਾਪਤ ਨਹੀਂ _ਮਿਲਦਾ।੨0। 

(ਤੂੰ) ਪੌਥਰਾਂ ਦੀ ਪੂਜਾ ਕਰਕੇ ਕਰੋੜਾਂ ਯੁਗ ਨਸ਼ਟ ਕਰ ਲਏ ਹਨ, ਉਹ ਫੋਕਟ ਧਰਮ 
ਫਲੁਹੀਨ ਸਿੱਧ ਹੋਏ ਹਨ। _ਸਿਲਾ (ਮੂਰਤੀ) ਨੂੰ ਪੂਜਣ ਨਾਲ ਕਿਹੜੀ ਸਿੱਧੀ (ਪ੍ਰਾਪਤ ਹੋਈ ਹੈ), 
(ਅਜਿਹਾ ਕਰਨ ਨਾਲ) ਬਲ ਅਤੇ ਵ੍ਰਿਧੀ ਘਟੀ ਹੈ ਅਤੇ ਨੌਂ _ਨਿਧੀਆਂ ਦੀ ਪ੍ਰਾਪਤੀ ਨਹੀਂ ਹੋਈ 
ਹੈ। ਅਜ ਹੀ ਅਜ ਕਰਦਿਆਂ ਜਿਹੜਾ ਸਮਾਂ ਬੀਤ ਗਿਆ ਹੈ, ਉਸ ਵਿਚ ਨ ਕੁਝ ਸੰਵਰਿਆ 
ਹੈ ਅਤੇ ਨ ਹੀ ਕੁਝ ਲੱਜਾ ਆਈ ਹੈ। ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ 
ਅਤੇ ਵਿਅਰਥ (ਸਾਰੀ) ਉਮਰ _ਗੰਵਾ ਦਿੱਤੀ ਹੈ।੨੧। 


ਜੇ (ਤੂੰ) ਯੁਗਾਂ ਤਕ ਤਪਸਿਆ ਕਰਦਾ ਰਹੇਂ, (ਪਰ) ਤੈਨੂੰ (ਇਹ) ਪੌਥਰ ਕੁਝ ਵੀ ਪ੍ਰਸੰਨ 
ਨਹੀਂ _ਕਰਨਗੇ। ਹੇ ਮੂਰਖ! ਚੰਗੀ ਤੜ੍ਹਾਂ ਹੱਥ ਉਠਾ ਕੇ (ਉਹ ਪੌਥਰ) ਤੈਨੂੰ ਕੁਝ ਵਰਦਾਨ ਨਹੀਂ 
ਦੇਣਗੇ। ਦਸ, ਇਨ੍ਹਾਂ ਦਾ ਕੀ ਭਰੋਸਾ ਹੋਇਆ, ਭੀੜ ਪੈਣ ਤੇ ਆ ਕੇ ਨਹੀਂ ਬਚਾਉਣਗੇ। ਹੇ _ਬੇਸਮਝ 
ਅਤੇ _ਹਠੀਲੇ! ਸੰਭਲ ਜਾ, ਇਨ੍ਹਾਂ ਫੋਕਟ ਧਰਮਾਂ ਦੇ ਭਰਮ ਵਿਚ (ਤੂੰ) ਗਵਾਚ ਰਿਹਾ ਹੈਂ।੨੨। 


ਸਾਰੇ ਹੀ ਮੌਤ ਦੇ ਜਾਲ ਵਿਚ ਬੰਨ੍ਹੇ ਹੋਏ ਹਨ, ਕੋਈ ਰਾਮ ਅਤੇ ਰਸੂਲ ਵੀ (ਉਸ ਤੋਂ) 
ਬਚ ਨਹੀਂ ਸਕਿਆ ਹੈ। ਦੈੱਤ, ਦੇਵ ਤੇ ਸ਼ੇਸ਼ਨਾਗ, ਧਰਾਧਰ (ਪਰਬਤ) ਭੂਤ ਕਾਲ ਵਿਚ ਪੈਦਾ 
ਕੀਤੇ ਹਨ ਅਤੇ ਭਵਿਸ਼ਤ ਵਿਚ ਮਿਟਾ ਦੇਵੇਗਾ। ਜੋ ਜਗਤ ਵਿਚ ਆਪਣੇ ਆਪ ਨੂੰ ਅਵਤਾਰ ਅਖਵਾਉਂਦੇ 
ਸਨ, ਉਹ ਵੀ ਅੰਤ ਵਿਚ ਪਛਤਾਉਂਦੇ ਹੋਏ ਪ੍ਰਿਥਵੀ ਉਤੇ ਮਰ ਗਏ ਹਨ। ਹੇ ਮੰਦ ਭਾਗੇ ਮਨ 
(ਤੂੰ) ਭਜ ਕੇ ਇਕਲੇ _ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲਗ _ਜਾਂਦਾ।੨੩। 

ਕਾਲ (ਦੀ ਆਗਿਆ) ਪ੍ਰਾਪਤ ਕਰਕੇ ਬ੍ਰਹਮਾ ਹੋਂਦ ਵਿਚ ਆਇਆ ਹੈ, ਜੋ ਡੰਡਾ ਅਤੇ 
ਕਮੰਡਲ ਪਕੜ ਕੇ ਸਾਰੀ ਧਰਤੀ ਉਤੇ ਫਿਰਦਾ ਰਿਹਾ ਹੈ। ਕਾਲ (ਦੀ ਆਗਿਆ) ਪ੍ਰਾਪਤ ਕਰਕੇ 
ਸਦਾ।ਸ਼ਿਵ ਜੀ ਸਾਰੇ ਦੇਸਾਂ ਬਿਦੇਸਾਂ ਵਿਚ ਫਿਰਦਾ ਰਿਹਾ ਹੈ, (ਇਹ) ਅਸੀਂ ਜਾਣਦੇ ਹਾਂ। ਕਾਲ 
(ਦੀ ਆਗਿਆ) ਪ੍ਰਾਪਤ ਕਰਕੇ ਜਗਤ ਹੋਂਦ ਵਿਚ ਆਇਆ ਹੈ ਅਤੇ ਮਿਟਦਾ ਰਿਹਾ ਹੈ। ਇਸ 
ਲਈ ਉਸ ਦੇ ਸਬਾਰੇ (ਰੂਪ) ਪਛਾਣੇ ਹਨ। ਵੇਦਾਂ ਅਤੇ ਕਤੇਬਾਂ ਵਿਚ ਦਸੇ ਸਾਰੇ ਭੇਦਾਂ (ਫਰਕਾਂ) 


੩ ੯੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ। 
ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ। 
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾ ਹੀ ਤੇ ਤਾਹਿ ਸਭੋ _ਪਹਿਚਾਨਯੋ। 
ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾਨਿਧਿ ਮਾਨਯੋ। ੨੪੧ 


ਕਾਲ ਗਯੋ ਇਨ ਕਾਮਨ ਸਿਉ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ। 

ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜਿ _ਕਾਜਿ ਅਕਾਜ ਕੇ ਕਾਜ _ਸਵਾਰਯੋ। 

ਬਾਜ ਬਨੇ ਗਜਰਾਜ ਬਡੇ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ। 

ਸੀ ਭਗਵੰਤ ਭਜਯੋ ਨ ਅਰੇ ਜੜ ਲਾਜ ਹੀ ਲਾਜ ਤੈ ਕਾਜੁ ਬਿਗਾਰਯੋ। ੨੫। 


ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ _ਕੋਨਹਿ ਪਾਯੋ। 
ਪੂਜਤ ਨੌਰ ਅਨੇਕ _ਫਿਰਯੋ ਪਰ ਏਕ _ਕਬੈ ਹੀਯ ਮੈ ਨ ਬਸਾਯੋ। 
ਪਾਹਨ ਕੋ_ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥਿ ਨ ਆਯੋ। 
ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ। ੨੬। 


ਜੋ ਜੁਗਿਯਾਨ ਕੇ ਜਾਇ ਉਠਿ ਆਸੁਮ ਗੋਰਖ ਕੋ ਤਿਹ ਜਾਪ ਜਪਾਵੈ। 
ਜਾਇ ਸੈਨਯਾਸਨ ਕੇ ਤਿਹ ਕੌ ਕਹਿ ਦਤ ਸਹੀ ਸਤਿ ਹੈ ਮੰਤ੍ਰ _ਦ੍ਰਿੜਾਵੈ। 
ਜੋ ਕੋਊ ਜਾਇ ਤੁਰਕਨ ਮੈ ਮਹਿ ਦੀਨ ਕੇ ਦੀਨ ਤਿਸੇ ਗਹਿ ਲਯਾਵੈ। 
ਆਪਹਿ ਬੀਚ _ਗਨੈ ਕਰਤਾ ਕਰਤਾਰ ਕੋ ਭੇਦੁ ਨ ਕੋਊ ਬਤਾਵੈ। ੨੭। 


ਜੋ ਜੁਗੀਆਨ ਕੇ ਜਾਇ ਕਹੈ ਸਬ ਜੋਗਨ ਕੋ ਗ੍ਰਿਹ ਮਾਲ ਉਠੈ ਦੈ। 

ਜੋ ਪਰੋ _ਭਾਜਿ ਸੈਨ੍ਯਾਸਨ ਕੈ ਕਹੈ ਦੱਤ ਕੇ ਨਾਮ ਧੈ ਧਾਮ ਲੁਟੈ ਦੈ। 
ਜੋ ਕਰਿ ਕੋਊ ਮਸੰਦਨ ਸੋ ਕਹੈ ਸਰਬ ਦਰਬ ਲੈ ਮੋਹਿ ਅਬੈ ਦੈ। 

ਲੇਉ ਹੀ ਲੇਉ ਕਹੈ ਸਬ ਕੋ ਨਰ ਕੋਊ ਨ ਬ੍ਰਹਮ ਬਤਾਇ ਹਮੈ ਦੈ। ੨੮। 


੩114 


ਕਰਿ ਸੇਵ ਮਸੰਦਨ ਕੀ ਕਹੈ ਆਨਿ ਪੁਸਾਦਿ ਸਬੈ ਮੋਹਿ ਦੀਜੈ। 
ਜੋ ਕਛੂ ਮਾਲ ਤਵਾਲਯ ਸੋ ਅਬ ਹੀ ਉਠਿ ਭੇਟ ਹਮਾਰੀ ਹੀ_ਕੀਜੈ। 
ਮੰਚ “ਰਿ ਬਹ ਗਜ ਬਦ ਜੀ ਮਦਰ ਰੀ 
ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ ਬਿਨਾ ਨਹਿ _ਨੈਕੁ ਪ੍ਰਸੀਜੈ। ੨੯। 


ਸਵੈਯੇ ੩੯੭ 


ਨੂੰ ਤਿਆਗ ਕੇ ਕੇਵਲ ਕਾਲ _(ਪਰਮ-ਸੱਤਾ) ਨੂੰ ਹੀ ਕ੍ਰਿਪਾ ਨਿਧੀ ਮੰਨਿਆ ਹੈ।੨੪। 

ਹੈ ਮੂਰਥ! ਇਨ੍ਹਾਂ ਕੱਮਾਂ ਕਰਕੇ ਹੀ ਸਾਰਾ ਸਮਾਂ ਬੀਤ ਗਿਆ ਹੈ ਅਤੇ ਕ੍ਰਿਪਾਲੂ ਕਾਲ 
(ਪ੍ਰਭੂ) ਨੂੰ (ਕਦੇ) ਹਿਰਦੇ ਵਿਚ ਯਾਦ ਨਹੀਂ _ਕੀਤਾ। ਹੇ (ਮੂਰਖ!) ਲਾਜ ਨੂੰ ਛਡ ਕੇ ਨਿਰਲਜ 
(ਹੋ ਰਿਹਾ ਹੈਂ) ਅਤੇ ਚੰਗੇ ਕੰਮਾਂ ਨੂੰ ਛਡ ਕੇ ਮਾੜੇ ਕੰਮਾਂ ਨੂੰ ਕਰ ਕੇ ਕੰਮ ਸੰਵਾਰਨ ਦਾ ਯਤਨ 
ਕਰ ਰਿਹਾ ਹੈੱ। (ਉਹੀ ਗੌਲ ਹੋਈ ਕਿ) ਵੱਡੇ ਸੁੰਦਰ ਘੋੜਿਆਂ ਅਤੇ ਰਾਜ-ਹਾਥੀਆਂ ਨੂੰ ਛਡ ਕੇ 
(ਤੂੰ) ਚਿੱਤ ਵਿਚ ਖੋਤੇ ਉਤੇ ਚੜ੍ਹਨ ਦਾ ਵਿਚਾਰ ਕੀਤਾ ਹੈ। ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ 
ਭਜਨ ਨਹੀਂ ਕੀਤਾ ਅਤੇ ਲਾਜ ਹੀ ਲਾਜ ਵਿਚ ਕੰਮ ਵਿਗਾੜ ਲਿਆ ਹੈ।੨੫। 


(ਤੂੰ) ਵੇਦ ਅਤੇ ਕਤੇਬ ਬਹੁਤ ਦਿਨਾਂ ਤਕ ਪੜ੍ਹੇ ਹਨ, ਪਰ ਉਨ੍ਹਾਂ ਦਾ ਕੁਝ ਵੀ ਭੇਦ ਨਹੀਂ 
ਪਾਇਆ ਹੈ। ਅਨੇਕ ਥਾਵਾਂ ਨੂੰ ਪੂਜਦਾ ਫਿਰਿਆ ਹੈਂ, ਪਰ ਇਕ (ਪ੍ਰਭੂ) ਨੂੰ ਕਦੇ ਹਿਰਦੇ ਵਿਚ 
ਨਹੀਂ ਵਸਾਇਆ। ਪੱਥਰ ਨੂੰ ਅਤੇ ਕਬਰਾਂ (ਮੜ੍ਹੀਆਂ) ਨੂੰ ਸਿਰ ਨਿਵਾਉਂਦਾ ਫਿਰਿਆ ਹੈ, (ਪਰ 
ਉਥੋਂ) ਵੀ ਕੁਝ ਹੱਥ ਨਹੀਂ _ਲਗਾ_ਹੈ। ਹੇ ਮੂਰਖ ਮਨ! ਪ੍ਰਗਟ (ਅਗੂੜ) ਪ੍ਰਭੂ ਨੂੰ ਛਡ ਕੇ ਆਪਣੀ 
ਹੂੜ ਵਿਚ ਕਿਉਂ ਉਲਝ _ਗਿਆ ਹੈਂ। ੨੬। 

ਜੇ ਕੋਈ ਉਠ ਕੇ ਜੋਗੀਆਂ ਦੇ ਡੇਰੇ ਚਲਾ ਜਾਵੇ, (ਤਾਂ) ਉਸ ਨੂੰ ਗੋਰਖ ਦਾ ਜਾਪ ਜਪਵਾਉਂਦੇ 
ਹਨ। (ਜੇ ਕੋਈ) ਸੈਨਿਆਸੀਆਂ (ਕੋਲ) ਜਾਏ, (ਤਾਂ) ਉਸ ਨੂੰ ਕਹਿੰਦੇ ਹਨ ਕਿ ਦੱਤ ਹੀ _ਸਤਿਸਰੂਪ 
ਹੈ, ਇਹੀ ਮੌਤ ਦ੍ਰਿੜ੍ਹ ਕਰਵਾਉਂਦੇ ਹਨ। ਜੇ ਕੋਈ ਤੁਰਕਾਂ (ਮੁਸਲਮਾਨਾਂ) ਦੇ ਸਥਾਨ ਵਿਚ ਚਲਾ 
ਜਾਵੇ, (ਤਾਂ) ਉਸ ਨੂੰ ਪਕੜ ਕੇ ਮਹਿਦੀਨ (ਹਜ਼ਰਤ ਮੁਹੰਮਦ) ਦੇ ਦੀਲ ਵਿਚ ਲੈ ਆਉਂਦੇ ਹਨ। 
(ਉਹ ਸਾਰੇ) ਆਪਣੇ ਧਰਮ ਵਿਚ ਹੀ ਕਰਤਾ ਪੁਰਖ ਨੂੰ ਗਿਣਦੇ ਹਨ, ਪਰ ਕਰਤਾਰ ਦੇ ਭੇਦ 
ਨੂੰ ਕੋਈ ਵੀ ਨਹੀਂ ਦਸਦਾ ਹੈ।੨੭। 

ਜੇ (ਕੋਈ) ਜੋਗੀਆਂ (ਕੋਲ) ਜਾ ਕੇ (ਪਰਮ ਸੱਤਾ ਨੂੰ ਪ੍ਰਾਪਤ ਕਰਨ ਦੀ ਗੱਲ) ਕਹੇ 
(ਤਾਂ ਕਹਿਣਗੇ ਕਿ) ਘਰ ਦਾ ਸਾਰਾ ਮਾਲ ਉਠਾ ਕੇ ਜੋਗੀਆਂ ਨੂੰ ਦੇ ਦਿਓ। ਜੇ (ਉਥੋਂ) ਭਜ 
ਕੇ ਸੈਨਿਆਸੀਆਂ (ਕੋਲ ਜਾਵੇ ਤਾਂ) ਕਹਿਣਗੇ ਕਿ ਦੱਤ ਦੇ ਨਾਂ ਤੇ ਘਰ ਨੂੰ ਲੁਟਾ ਦਿਓ। ਜੇਕਰ 


ਕੋਈ ਮਸੰਦਾਂ ਨੂੰ ਜਾ ਕੇ ਕਹੇ (ਤਾਂ ਉਹ ਕਹਿੰਦੇ ਹਨ ਕਿ) ਸਾਰਾ ਧਨ ਹੁਣੇ ਲਿਆ ਕੇ ਸਾਨੂੰ 
ਦੇ ਦਿਓ। (ਅਸੀਂ ਪਰਮਾਤਮਾ ਨੂੰ ਮਿਲਾ ਦਿੰਦੇ ਹਾਂ)। ਸਾਰੇ ਲੈਣਾ ਹੀ ਲੈਣਾ ਕਹਿੰਦੇ ਹਨ (ਪਰ) 
ਕੋਈ ਵੀ ਸਾਨੂੰ ਪਰਮਾਤਮਾ (ਦੀ ਪ੍ਰਾਪਤੀ ਦਾ _ਸਾਧਨ) ਨਹੀਂ ਦਸਦਾ ਹੈ।੨੮। 

ਜੇ ਕੋਈ ਮਸੰਦਾਂ ਦੀ ਸੇਵਾ ਕਰਨੀ ਚਾਹੇ, (ਉਸ ਨੂੰ) ਕਹਿਣਗੇ ਕਿ ਘਰ (ਪ੍ਰਸਾਦਿ-ਭਵਨ) 
ਤੋਂ ਸਭ ਕੁਝ ਲਿਆ ਕੇ ਮੈਨੂੰ ਦੇ ਦਿਓ। ਜੋ ਕੁਝ ਮਾਲ ਤੇਰੇ ਘਰ ਵਿਚ ਹੈ,। ਉਹ ਹੁਣੇ ਹੀ 
ਉਠ (ਕੇ ਜਾਓ ਅਤੇ) ਸਾਨੂੰ ਭੇਟ ਕਰ _ਦਿਓ। ਰਾਤ ਦਿਨ ਮੇਰਾ ਹੀ ਧਿਆਨ ਧਰੋ ਅਤੇ ਭੁਲ 
ਕੇ ਵੀ ਹੋਰ ਕਿਸੇ ਦਾ ਨਾਂ ਨ ਲਵੋ। ਦੇਣ ਦਾ ਨਾਂ ਸੁਣਦਿਆਂ ਹੀ ਰਾਤੋ ਰਾਤ ਭਜ ਜਾਂਦੇ ਹਨ 
ਲਏ ਬਿਨਾ ਰਤਾ ਜਿੰਨੇ ਵੀ ਪ੍ਰਸੰਨ ਨਹੀਂ ਹੁੰਦੇ।੨੯। 

ਅੱਖਾਂ ਵਿਚ _(ਸੁਰਮਚੂਆਂ ਨਾਲ) ਤੇਲ ਨੂੰ ਪਾਕੇ ਲੋਕਾਂ ਨੂੰ ਹੰਝੂ _ਵਗਾ ਕੇ ਵਿਖਾਉਂਦੇ 
ਹਨ। ਜੇ ਕੋਈ ਆਪਣਾ ਸੇਵਕ _ਧਨਵਾਨ ਲਗੇ ਤਾਂ ਪਰੋਸ _ਕੇ ਭੋਜਨ ਛਕਾਂਦੇ ਹਨ। ਜੇ 
ਵਿਖਾਂਦੇ। (ਉਹ) ਮੂਰਖ ਲੋਕਾਂ ਨੂੰ ਲੁਟਦੇ ਹਨ (ਪਰ) ਕਦੇ ਪਰਮਾਤਮਾ ਦੇ ਗੁਣ ਨਹੀਂ 
੩0। 


ਗਿ 


ਹੈ ਕੋ ਕੱ 


ਔਖਾਂ ਬੰਦ _ਕਰਕੇ _ਬਗਲੇ ਵਾਂਗ (ਸਮਾਧੀ ਲਗਾਈ ਰਖਦੇ ਹਨ) ਅਤੇ ਲੋਕਾਂ (ਨੂੰ _ਠਗਣ 


੩੮੯੮ 


ਆਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ। 
ਜੋ _ਧਨਵਾਨੁ _ਲਥੈ ਨਿਜ ਸੇਵਕ ਤਾਹੀ ਪਰੋਸਿ ਪੁਸਾਦਿ ਜਿਮਾਵੈ। 
ਜੋ ਧਨ ਹੀਨ ਲਥੈ ਤਿਹ ਦੇਤ ਨ ਮਾਗਨ ਜਾਤ ਮੁਖੋ ਨ ਦਿਖਾਵੈ। 
ਲੁਟਤ ਹੈਂ ਪਸੁ ਲੋਗਨ ਕੋ ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ। ੩0। 


ਆਂਖਨ ਮੀਚਿ ਰਹੈ ਬਕ ਕੀ ਜਿਮ ਲੋਗਨ ਏਕ ਪਰਪੰਚ ਦਿਖਾਯੋ। 

ਨਿਆਤ _ਫਿਰਯੋ ਸਿਰੁ _ਬਧਕ _ਜਯੋ__ਧਯਾਨ _ਬਿਲੋਕ _ਬਿੜਾਲ ਲਜਾਯੋ। 
ਲਾਗਿ _ਫਿਰਯੋ ਧਨ ਆਸ ਜਿਤੈ ਤਿਤ ਲੋਗ ਗਯੋ _ਪਰਲੋਗ _ਗਵਾਯੋ। 
ਸੀ ਭਗਵੰਤ ਭਜਯੋ ਨ _ਅਰੇ ਜੜ ਧਾਮ ਕੇ ਕਾਮ ਕਹਾ ਉਰਝਾਯੋ। _੩੧। 


ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਨ ਐ ਹੈ। 
ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ। 

ਪੁਤੁ ਕਲਿਤ੍ਰ ਨ ਮਿਤ੍ਰ ਸਥੈ ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ। 
ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਈ ਜੈ ਹੈ। ੩੨। 


ਤੋਂ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ। 
ਪੁਤ੍ਰ ਕਲਤੁ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ। 
ਭਉਨ ਭੰਡਾਰ ਧਰਾ ਗੜ _ਜੇਤਕ _ਛਾਡਤ ਪ੍ਰਾਨ ਬਿਗਾਨ ਕਹੈ ਹੈ। 

ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰਿ ਇਕੇਲੋ ਈ ਜੈ ਹੈ। ੩੩। 


ਸਵੈਯੇ ੩੯੯ 


ਲਈ) ਇਕ ਪੁਪੰਚ _ਵਿਖਾਂਦੇ ਹਨ। ਸ਼ਿਕਾਰੀ ਵਾਂਗ ਸਿਰ _ਨਿਵਾਈ ਫਿਰਦੇ ਹਨ ਅਤੇ ਅਜਿਹਾ 
ਧਿਆਨ (ਲਗਾਂਦੇ ਹਨ ਕਿ ਜਿਸਨੂੰ) ਵੇਖ ਕੇ ਬਿਲਾ ਵੀ ਸ਼ਰਮਸਾਰ ਹੋ_ ਜਾਂਦਾ ਹੈ। ਜਿਥੋਂ ਧਨ 
ਦੀ ਆਸ ਹੁੰਦੀ ਹੈ, ਉਥੇ ਲਗੇ ਲਗੇ ਫਿਰਦੇ ਹਨ। (ਉਨ੍ਹਾਂ ਨੇ ਅਜਿਹਾ ਕਰਕੇ) ਲੋਕ ਹੀ ਨਹੀਂ 
ਗੰਵਾ ਲਿਆ, ਪਰਲੋਕ ਵੀ _ਗੰਵਾ ਰਹੇ ਹਨ। ਹੇ ਮੂਰਖ! ਸ੍ਰੀ ਭਗਵਾਨ ਦਾ ਕਦੇ ਭਜਨ ਨਹੀਂ ਕੀਤਾ 
ਅਤੇ ਘਰ ਦੇ ਕੰਮ ਵਿਚ ਹੀ ਉਲਝੇ ਰਹੇ ਹੋ।੩੧। 

(ਸ਼ਰਧਾਲੂਆਂ ਨੂੰ) ਕਿਸ ਲਈ ਫੋਕਟ ਕਰਮ ਦ੍ਰਿੜਾਉਂਦੇ ਹੋ, (ਕਿਉਂਕਿ ਇਹ _ਕਰਮ- 
ਧਰਮ) ਇਨ੍ਹਾਂ `ਲੋਕਾਂ ਦੇ ਕਿਸੇ ਕੰਮ ਨਹੀਂ ਆਉਣੇ। ਹੇ (ਮਨੁੱਖ) ਕਿਸ ਲਈ ਧਨ ਵਾਸਤੇ ਭਜਾ 
ਫਿਰਦਾ ਹੈਂ, (ਪਰ ਤੂੰ) ਜਮ ਅਤੇ ਉਸ ਦੇ ਦੂਤਾਂ ਤੋਂ ਕਦੇ ਭਜ ਨਹੀਂ _ਸਕੇਂਗਾ। ਪੁੱਤਰ, ਇਸਤਰੀ, 
ਸਾਰੇ ਮਿਤਰ ਅਤੇ ਸਿੱਖ-ਸੇਵਕ ਉਥੇ ਕੋਈ ਗਵਾਹੀ ਨਹੀਂ ਦੇਵੇਗਾ। ਹੇ ਅਚੇਤ ਅਤੇ ਮਹਾ ਮੂਰਖ! 
ਚੇਤੇ ਕਰ ਲੈ ਕਿ ਅੰਤ ਵੇਲੇ (ਤੂੰ ਇਥੋਂ) ਇਕੱਲਾ ਹੀ _ਜਾਵੇਂਗਾ। ੩੨॥। 


ਹੇ ਮੂਰਖ! ਤੇਰੇ ਸ਼ਰੀਰ ਦੇ ਛਡਦਿਆਂ ਹੀ (ਤੇਰੀ) ਇਸਤਰੀ ਪ੍ਰੇਤ ਪ੍ਰੇਤ ਕਹਿੰਦੀ (ਤੇਰੇ 

ਕੋਲੋਂ) ਭਜ _ਜਾਏਗੀ। ਪੁੱਤਰ, ਇਸਤਰੀ, ਮਿਤਰ, ਸਾਥੀ, ਇਹ ਸਾਰੇ (ਮੁਰਦੇ ਨੂੰ) ਜਲਦੀ ਬਾਹਰ 
ਕਢਣ ਲਈ ਆਗਿਆ _ਦੇਣਗੇ। ਘਰ-ਬਾਰ, ਖਜ਼ਾਨਾ, ਜ਼ਮੀਨ, ਕਿਲਾ (ਆਦਿਕ) ਜਿਤਨੇ ਵੀ 
(ਪਦਾਰਥ ਹਨ), ਪ੍ਰਾਣਾਂ ਦੇ ਛੁਟਦਿਆਂ ਹੀ ਬਿਗਾਨੇ ਅਖਵਾਉਣ ਲਗ ਜਾਣਗੇ। ਹੇ ਨਾ-ਸਮਝ ਅਤੇ 
ਮਹਾ ਪਸ਼ੂ! ਸੰਭਲ ਜਾ, ਚੇਤੇ ਕਰ ਲੈ (ਕਿ) ਅੰਤ ਕਾਲ ਵੇਲੇ (ਤੂੰ ਇਸ ਸੰਸਾਰ ਤੋਂ) ਇਕੱਲਾ 
ਹੀ ਜਾਵੇਂਗਾ। ੩੩। 

55” ਵਹ ਨ ਕੀ ਫਤਹ 

ਨੂੰਯਾ/ _ਪਾਤਸ਼ਾਗੀ 96 


ਜੋ ਕੁਝ ਵਿਧਾਤਾ ਨੇ ਲੇਖ ਲਿਖ ਦਿੱਤਾ ਹੈ, ਉਹੀ ਪਾਈਦਾ ਹੈ। ਹੇ ਮਿਸ਼ਰ ਜੀ! ਸ਼ੋਕ 
ਨੂੰ ਦੂਰ ਕਰ ਦਿਓ। (ਇਸ ਗੱਲ ਵਿਚ) ਮੇਰਾ ਕੋਈ ਅਪਰਾਧ ਨਹੀਂ ਹੈ। (ਮੈਨੂੰ) ਯਾਦ ਤੋਂ ਭੁਲ 


ਗਿਆ,। (ਹੁਣ ਮੇਰੇ ਵਲ) ਕ੍ਰੋਧ ਨਾਲ ਨ ਵੇਖੋ। (ਮੈਂ) ਅਜ ਹੀ ਚੰਗਾ ਪੁਸ਼ਾਕਾ, ਰਜ਼ਾਈ ਆਦਿ 
ਤੁਹਾਨੂੰ ਭੇਜ ਦਿਆਂਗਾ, (ਇਹ ਗੱਲ) ਮਨ ਵਿਚ ਨਿਸਚੇ ਕਰ ਲਵੋ। ਸਾਰੇ ਛਤ੍ਰੀ ਬ੍ਰਾਹਮਣਾਂ ਦੇ ਦਾਸ 


੪00 


96 ਵਹੰਹੇਗ੍ਨ ਆ _ਕ#_ਫਤਾੰਨ 
ਨੂੰਯਾ/ ਪਾਤਸਾਹੀ 96 
ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਯਤੁ _ਮਿਸੂ ਜੂ ਸੋਕ ਨਿਵਾਰੋ। 
ਮੇਰੋ ਕਛੂ _ਅਪਰਾਧੁ ਨਹੀ ਗਯੋ _ਯਾਦ ਤੇ ਭੂਲ ਨਹ ਕੋਪੁ ਚਿਤਾਰੋ। 
ਬਾਗੋ _ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ _ਨਿਹਚੈ ਜੀਅ ਧਾਰੋ। 
ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ _ਕਟਾਛ ਕ੍ਰਿਪਾ ਕੈ ਨਿਹਾਰੋ। _੧। 


ਨਵੰਧਾ 
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ। 
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ। 
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ ਮਰੇ। 
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ। ੨। 


ਨਵੰਧਾ 
ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ। 
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ। 
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ। 
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਹੀ ਇਨਹੀ ਕੋ। ੩। 


ਦੰਹਰਾ 
ਚਟਪਟਾਇ ਚਿਤ ਮੈ _ਜਰਯੋ _ਤ੍ਰਿਣ ਜਯੋਂ_ਕ੍ਰੱਧਤ ਹੋਇ। 
ਖੋਜ ਰੋਜ ਕੇ ਹੇਤ ਲਗ ਦਯੋ _ਮਿਸੂ ਜੂ ਰੋਇ। ੪। 


ਸਵੈਯੇ ੪0੧ 


(ਭ੍ਰਿਤ) ਹਨ। ਇਨ੍ਹਾਂ ਨੂੰ ਕ੍ਰਿਪਾ ਦੀ ਦ੍ਰਿਸ਼ਟੀ ਨਾਲ ਵੇਖੋ। _੧। 
ਨਵੰਧਾ 

(ਇਨ੍ਹਾਂ (ਸਿੱਖਾਂ) ਦੀ ਕ੍ਰਿਪਾ ਨਾਲ ਹੀ ਯੁੱਧ ਜਿਤੇ ਹਨ ਅਤੇ ਇਨ੍ਹਾਂ 
ਦਾਨ ਕੀਤੇ ਹਨ। ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਪਾਪ ਮਿਟ ਗਏ ਹਨ ਦੀ 
ਨਾਲ ਫਿਰ ਘਰ ਭਰ ਗਏ ਹਨ। ਇਨ੍ਹਾਂ ਦੀ ਕ੍ਰਿਪਾ ਨਾਲ ਵਿਦਿਆ ਪ੍ਰਾਪਤ ਕੀਤੀ ਹੈ ਅਤੇ 
ਦੀ ਕ੍ਰਿਪਾ ਨਾਲ ਸਾਰੇ ਵੈਰੀ ਮਰ ਗਏ ਹਨ। ਇਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਸ਼ੋਭਾ ਪਾ ਰਹੇ 
ਨਹੀਂ_ਤਾਂ ਮੇਰੇ ਵਰਗੇ ਕਰੋੜਾਂ ਗਰੀਬ (ਸੰਸਾਰ ਵਿਚ) ਪਏ ਹਨ (ਜਿਨ੍ਹਾਂ ਦੀ ਕੋਈ ਵਾਟ 
ਪੁਛਦਾ)। ੨। 


ਨੂੰ ਦਿੱਤਾ ਹੋਇਆ ਸਭ ਫਿਕਾ (ਵਿਅਰਥ) ਹੈ। ਮੇਰੇ ਘਰ ਵਿਚ ਤਨ, ਮਨ ਤੇ ਧਨ ਅਤੇ ਸਿਰ 
ਤਕ ਸਭ ਇਨ੍ਹਾਂ (ਸਿੱਖਾਂ) ਦਾ ਹੀ ਹੈ। ੩। 
ਦੰਹਰਾ 

ਇਹ ਗੱਲ ਸੁਣਦਿਆਂ ਹੀ ਮਿਸ਼ਰ ਕ੍ਰੋਧਿਤ ਹੋਕੇ ਘਬਰਾ ਗਿਆ ਅਤੇ ਚਿੱਤ ਵਿਚ ਤੀਲਿਆਂ 
ਵਾਂਗ ਸੜ __ਗਿਆ। ਰੋਟੀ ਰੋਜ਼ੀ ਦੀ ਭਾਲ ਵਿਚ ਲਗਿਆ ਮਿਸ਼ਰ ਜੀ ਰੋ ਪਿਆ (ਕਿਉਂਕਿ ਉਸ 
ਨੂੰ _ਦਾਨ-ਦਛਣਾ ਨਾ ਮਿਲ _ਸਕੀ)।੪। 


ਸਸਤੁ _ ਨਾਮ ਮਾਲਾ 


5੬ ਵੇ?ਹ੍ਗ੍ਰ ਲੀ ਕੀ ਫਤਹ 
ਡੀ ਭਗਉਤੀ ਲੀ ਨਹਾ/ਾਏ 


ਅਥ ਸ੍ਰੀ ਸਸਤ੍ਰ _ਨਾਮ _ਮਾਲਾ ਪੁਰਾਣ ਲਿਖ੍ਯਤੇ 


ਘ/ਤਸ਼ਾਹ? _5$7 

ਦੰਹਰਾ 
ਸਾਂਗ ਸਰੋਹੀ ਸੈਫ਼ ਅਸਿ ਤੀਰ ਤੁਪਕ ਤਰਵਾਰਿ। 
ਸਤ੍ਰਾਂਤਕਿ _ਕਵਚਾਂਤਿ ਕਰ ਕਰੀਐ _ਰਛ _ਹਮਾਰਿ। ੧। 


ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ _ਜਮਦਾਢ। 
ਕਵਚਾਂਤਕਿ _ਸਤ੍ਰਾਂਤ ਕਰ ਤੇਗ ਤੀਰ _ਧਰਬਾਢ। _੨। 


ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ _ਤੀਰ। 
ਸੈਫ਼ ਸਰੋਹੀ ਸੈਹਥੀ ਯਹੈ ਹਮਾਰੈ ਪੀਰ। ੩। 


ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ _ਤਰਵਾਰਿ। 
ਨਾਮ ਤਿਹਾਰੋ_ਜੋ ਜਪੈ ਭਏ ਸਿੰਧੂ ਭਵ ਪਾਰ। ੪। 


ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ। 

ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ। _੫। 
ਤੁਹੀ ਸੂਲ ਸੈਥੀ ਤਬਰ ਤੂ ਨਿਖੰਗ ਅਰੁ _ਬਾਨ। 

ਤੁਹੀ ਕਟਾਰੀ ਸੇਲ ਸਭ _ਤੁਮਹੀ ਕਰਦ ਕ੍ਰਿਪਾਨ। ੬। 
ਸਸਤ੍ਰ _ਅਸਤੁ _ਤੁਮਹੀ ਸਿਪਰ ਤੁਮਹੀ ਕਵਚ _ਨਿਖੰਗ। 
ਕਵਚਾਂਤਕਿ _ਤੁਮਹੀ ਬਨੇ ਤੁਮ _ਬ੍ਯਾਪਕ _ਸਰਬੰਗ। _੭। 
ਸ੍ਰੀ ਤੁਹੀ" ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ। 
ਤੁਮ ਸਭ ਕੋ _ਉਪਰਾਜਹੀ ਤੁਮਹੀ ਲੇਹੁ ਉਬਾਰ। _੮। 
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ _ਉਪਾਇ। 


ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ। ੯। 


ਪ੍ਰ 


ਸਸਤੁ ਨਾਮ ਮਾਲਾ 
96 ਨੂ ਵਹੰਹੇਗੁਰ ਆ ਕ# ਛਤਾਨ 
ਡੀ ਭਗਉੰਤਾੰਂ ਨੀ _ਸ਼ਹਹਇ 
ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ 
ਘਾਤਸ਼ਾਹ? 50 
ਦੰਹਰਾ 
ਸਾਂਗ, _ਸਰੋਹੀ _(ਸਿਰੋਹੀ _ਨਗਰ _ ਵਿਚ _ਬਣੀ _ ਤਲਵਾਰ), ਸੈਫ਼ _(ਸਿਧੀ _ਦੋਧਾਰੀ 
ਤਲਵਾਰ), _ ਅਸਿ _ (ਖ਼ਮਦਾਰ _ ਤਲਵਾਰ), _ਤੀਰ, ਤੁਪਕ _ (ਬੰਦੂਕ) _ਅਤੇ _ ਤਲਵਾਰ _(ਆਦਿ 
ਜੋ _ਸ਼ਸਤੂ _ਹਨ), _ਇਹ ਵੈਰੀ ਦਾ ਅੰਤ _ਕਰਨ ਵਾਲੇ ਅਤੇ _ਕਵਚਾਂ ਨੂੰ _ਤੋੜਨ ਵਾਲੇ _ਹਨ 
(ਅਤੇ _ ਇਹੀ) _ ਮੇਰੀ _ਰਖਿਆ _ ਕਰਦੇ _ਹਨ।੧। 
ਤਲਵਾਰ, _ਕ੍ਰਿਪਾਨ, _ਧਾਰਾਧਰੀ _(ਤਿਖੀ _ਧਾਰ _ਵਾਲੀ _ਤਲਵਾਰ), _ਸੈਫ, ਸੂਲ _(ਨੇਜ਼ਾ), 
ਜਮਦਾੜ੍ਹ _(ਇਕ _ਕਟਾਰ ਜਿਸ ਦੀ ਸ਼ਕਲ ਜਮ _ਦੀ ਦਾੜ੍ਹ _ਵਰਗੀ ਹੁੰਦੀ ਹੈ), ਤੇਗ, _ਤੀਰ, 
ਧਰਬਾਢ _(ਵਢਣ ਲਈ _ ਤੇਜ਼ _ਧਾਰ _ਵਾਲੀ _ਤਲਵਾਰ) _“ਆਦਿਕ _ ਸ਼ਸਤ੍ਰ” _ਕਵਚਾਂ ਨੂੰ ਭੰਨਣ 
ਵਾਲੇ _ਅਤੇ _ਵੈਰੀ _ਨੂੰ ਖ਼ਤਮ _ ਕਰਨ _ ਵਾਲੇ _ਹਨ।੨। 
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, _ਤਬਰ _(ਛਵੀ), ਤੀਰ, ਸੈਫ, _ਸਰੋਹੀ ਅਤੇ 
ਸੈਹਥੀ (ਬਰਛੀ) _(ਆਦਿਕ) _ਇਹ _ (ਸ਼ਸਤ੍ਰ) ਮੇਰੇ _ਪੀਰ _ (ਅਥਵਾ _ ਗੁਰੂ) _ਹਨ।੩। 
(ਹੇ ਪਰਮ ਸੈਂਤਾ!) ਤੂੰ ਹੀ ਤੀਰ ਹੈ', ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ 
ਹੈਂ। ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) _ਭਵਸਾਗਰ ਤੋਂ ਪਾਰ _ਹੋ_ ਜਾਂਦਾ _ਹੈ।੪। 
ਦੀ ਨਿਸ਼ਾਨੀ ਹੈੱ_ਅਤੇ _ਅਜ ਤੂੰ ਹੀ ਜਗਤ _ਵਿਚ _ਪਰਮ _ਸ੍ਰੇਸ਼ਠ ਸੂਰਮਾ _ਹੈਂ।੫। 
ਤੂੰ ਹੀ ਨੇਜ਼ਾ ਹੈਂ, (ਤੂੰ ਹੀ) ਬਰਛੀ ਅਤੇ ਛਵੀ ਹੈ, ਤੂੰ ਹੀ ਭੱਥਾ ਅਤੇ ਬਾਣ ਹੈਂ। 
ਹੀ ਕਟਾਰੀ, ਸੇਲ _(ਬਰਛਾ) ਆਦਿਕ ਸਭ (ਸ਼ਸਤ੍ਰ ਹੈਂ) ਅਤੇ ਤੂੰ ਹੀ ਕਰਦ ਅਤੇ ਕ੍ਰਿਪਾਨ 
`।੬। 
ਤੂੰ ਹੀ ਸ਼ਸਤ੍ਰ ਅਤੇ ਅਸਤ ਹੈਂ, ਤੂੰ ਹੀ __ਸਿਪਰ (ਢਾਲ) ਕਵਚ _ਅਤੇ _ਭੱਥਾ ਹੈਂ। 


੨0 004 


ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿਦਿਆ ਦਾ ਸਾਰ 


ਹੈਂ। ਤੂੰ ਸਭ ਨੂੰ ਉਤਪੰਨ ਕਰਨ _ਵਾਲਾ ਹੈ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦਾ _ਹੈ' 


(ਰਖਿਆ ਕਰਦਾ _ ਹੈਂ)।੮। 
ਤੂੰ ਹੀ ਦਿਨ ਹੈਂ, ਤੂੰ ਹੀ ਰਾਤ ਹੈਂ, ਤੂੰ ਹੀ _ਜੀਵਾਂ ਨੂੰ ਪੈਦਾ ਕੀਤਾ ਹੈ। ਕੌਤਕ ਵੇਖਣ 
ਲਈ _ (ਤੂੰ ਹੀ) ਉਨ੍ਹਾਂ _(ਜੀਵਾਂ) _ਵਿਚ _ਵਿਵਾਦ _(ਝਗੜਾ) _ਵਧਾਇਆ _ਹੈ।੯। 


੪08 


ਸੀ _ਦਸਮ-ਗ੍ਰੰਥ _ਸਾਹਿਬ 


ਅਸਿ ਕ੍ਰਿਪਾਨ ਖੰਡੋਂ ਖੜਗ ਸੈਫ ਤੇਗ _ਤਰਵਾਰਿ। 
ਰਛ ਕਰੋ ਹਮਰੀ ਸਦਾ _ਕਵਚਾਂਤਕਿ _ਕਰਵਾਰਿ। _੧0। 
ਤੁਹੀ ਕਟਾਰੀ ਦਾੜ ਜਮ ਤੂ ਬਿਛੂਓ ਅਰੁ _ਬਾਨ। 
ਤੋਂ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ। ੧੧। 
ਬਾਂਕ _ਬਜੂ ਬਿਛੂਓ ਤੁਹੀ ਤੁਹੀ _ਤਬਰ _ਤਰਵਾਰਿ। 
ਤੁਹੀ ਕਟਾਰੀ ਸੈਹਥੀ ਕਰੀਐ _ਰਛ _ਹਮਾਰਿ। _੧੨। 
ਤੁਮੀ ਗੁਰਜ _ਤੁਮਹੀ ਗਦਾ ਤੁਮਹੀ ਤੀਰ ਤੁਫੰਗ। 
ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ। _੧੩। 
ਛੁਰੀ ਕਲਮ _ਰਿਪੁ ਕਰਦ _ਭਨਿ ਖੰਜਰ _ਬੁਗਦਾ ਨਾਇ। 


ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ। ੧੪। 


ਪ੍ਰਿਥਮ _ਉਪਾਵਹੁ ਜਗਤ ਤੁਮ ਤੁਮਹੀ ਪੰਥ _ਬਨਾਇ। 
ਆਪ ਤੁਹੀ ਝਗਰਾ ਕਰੋਂ _ਤੁਮਹੀ ਕਰੋਂ ਸਹਾਇ। ੧੫। 


ਮਛ __ਕਛ _ਬਾਰਾਹ ਤੁਮ ਤੁਮ ਬਾਵਨ ਅਵਤਾਰ। 
ਨਾਰਸਿੰਘ _ਬਊਧਾ ਤੁਹੀ ਤੁਹੀ ਜਗਤ _ਕੋ_ਸਾਰ। _੧੬। 
ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ। 
ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ। ੧੭। 
ਤੁਹੀ ਬਿਪੂ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ। 

ਸਾਮ ਦਾਮ ਅਰੁ ਡੰਡ ਤੂੰ ਤੁਮਹੀ ਭੇਦ ਉਪਾਉ। ੧੮। 
ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ। 

ਤੈ ਬਿਦ੍ਰਯਾ ਜੁਗ ਬਕਤੂ ਹੁਇ ਕਰੇ ਬੇਦ _ਬਖ੍ਯਾਨ। _੧੯। 


ਬਿਸਿਖ ਬਾਨ _ਧਨੁਖਾਗੂ _ਭਨ ਸਰ _ਕੈਬਰ ਜਿਹ ਨਾਮ। 
ਤੀਰ _ਖਤੰਗ _ਤਤਾਰਚੋ ਸਦਾ ਕਰੋ ਮਮ _ਕਾਮ। _੨0। 
ਤੂਣੀਰਾਲੈ ਸਤਰ _ਅਰਿ _ਮ੍ਿਗਿ _ਅੰਤਕ _ਸਸਿਬਾਨ। 

ਤੁਮ ਬੈਰਣ ਪੁਥਮੈ ਹਨੋ _ਬਹੁਰੋ ਬਜੈ ਕ੍ਰਿਪਾਨ। ੨੧ 


ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ _ਖਾਨ। 

ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰ ਦਾਨ। ੨੨। 
ਸੀਸ _ਸਤ੍ਹ _ਅਰਿ ਅਰਿਯਾਰਿ ਅਸਿ ਖੰਡੋ ਖੜਗ _ਕ੍ਰਿਪਾਨ। 
ਸਤੁ _ਸੁਰੇਸਰ ਤੁਮ ਕੀਯੋ ਭਗਤ _ਆਪੁਨੋ _ਜਾਨਿ। ੨੩। 


ਸਸੜ ਨਾਮ ਮਾਲਾ ੪0੫ 


ਤਲਵਾਰ, ਕ੍ਰਿਪਾਨ, ਖੰਡਾ, _ਖੜਗ, _ਸੈਫ, _ਤੇਗ _ਅਤੇ ਤਲਵਾਰ (ਆਦਿ ਜਿਸ ਦੇ 
ਇਹ ਨਾਂ ਹਨ), ਕਵਚਾਂ ਨੂੰ ਭੰਨਣ ਵਾਲੀ (ਉਹ) _ਕਰਵਾਰ _ਸਦਾ ਸਾਡੀ ਰਖਿਆ _ਕਰੇ।੧0। 
ਤੂੰ ਹੀ ਕਟਾਰੀ ਹੈ', ਤੂੰ ਹੀ ਜਮਦਾੜ੍ਹ, _ਬਿਛੂਆ ਅਤੇ ਬਾਣ ਹੈਂ। ਹੇ ਸੁਆਮੀ ! ਜੇ (ਮੈਂ) 


ਤੁਹਾਡੇ ਪੈਰ _ਪਕੜੇ _ਹਨ, ਤਾਂ ਦਾਸ ਜਾਣ ਕੇ (ਮੇਰੀ) ਰਖਿਆ _ਕਰੋ।੧੧। 
ਤੂੰ ਹੀ _ਬਾਂਕ _(ਬਾਘਨਖਾ), _ਬਜੂ _(ਗਦਾ) ਅਤੇ _ਬਿਛੂਆ ਹੈਂ, ਤਤ? ਹੀ _ਤਬਰ ਅਤੇ 


ਤਲਵਾਰ _ਹੈ। ਤੂੰ `ਹੀ_ਕਟਾਰ, ਸੈਹਥੀ_ ਹੈਂ, (ਤੁਸੀਂ) ਮੇਰੀ ਰਖਿਆ ਕਰੋ।੧੨। ਤੂੰ ਹੀ _ਗੁਰਜ 
ਹੈਂ, ਤੂੰ ਹੀ ਗਦਾ ਹੈਂ _ਅਤੇ ਤੂੰ ਹੀ ਤੀਰ ਅਤੇ ਤੁਫੰਗ (ਬੰਦੂਕ) ਹੈਂ। (ਮੈਨੂੰ ਆਪਣਾ) ਦਾਸ 
ਜਾਣ _ਕੇ ਸਦਾ _ਸਭ ਤਰ੍ਹਾਂ _ਨਾਲ _ਮੇਰੀ _ਰਖਿਆ _ ਕਰੋਂ।੧੩। 


ਛੁਰੀ, _ਕਲਮ-ਰਿਪੁ, (ਕਲਮ _ਦਾ ਵੈਰੀ ਚਾਕੂ), _ਕਰਦ, _ਖੰਜਰ, _ਬੁਗਦਾ (ਛੁਰਾ _ਜਾਂ 
ਟੋਕਾ) ਆਦਿਕ ਨਾਂਵਾਂ ਵਾਲੇ (ਸ਼ਸਤ੍ਰ) ਕਹੇ ਜਾਂਦੇ `ਹਨ। _ਹੇ ਸਾਰੇ ਜਗਤ ਨੂੰ ਪ੍ਰਾਪਤ ਹੋਣ 
ਯੋਗ _(ਅਰਧ”) ਰਿਜ਼ਕ (ਰੋਜ਼ੀ)! ਮੈਨੂੰ ਤੁਸੀਂ _ਬਚਾ _ਲਵੋਂ।੧੪। _ਪਹਿਲਾਂ ਤੁਸੀਂ ਜਗਤ _ਨੂੰ 
ਪੈਦਾ _ਕਰਦੇ ਹੋ, (ਫਿਰ) ਤੁਸੀਂ ਹੀ (ਵਖਰੇ _ ਵਖਰੇ) _ਪੰਥ _ (ਧਰਮ/ਮਾਰਗ/ਸੰਪੁਦਾਇ) 
ਬਣਾਉਂਦੇ ਹੋ। ਤੁਸੀਂ ਆਪ ਹੀ (ਉਨ੍ਹਾਂ ਵਿਚ) ਝਗੜਾ _ਖੜਾ ਕਰਦੇ ਹੋ. ਅਤੇ ਫਿਰ ਤੁਸੀਂ 
(ਵਿਵਾਦ _ ਖਤਮ _ ਕਰਨ _ ਲਈ) _ ਸਹਾਇਤਾ _ ਕਰਦੇ _ਹੋ।੧੫। 


% 


ਹੈੱ ਤੁ ਹੈਂ, ਤੂੰ ਹੀ ਕ੍ਰਿਸ਼ਨ ਹੈੱ_ਅਤੇ ਤੂੰ ਹੀ _ਵਿਸ਼ਣੂ ਦਾ ਰੂਪ ਹੈਂ। ਤੂੰ 
ਹੀ ਸਾਰੇ ਜਗਤ _ਦੀ ਪੂਜਾ ਹੈਂ ਅਤੇ ਤੂੰ ਆਪ ਹੀ ਰਾਜਾ ਹੈਂ।੧੭। 

ਤੂੰ ਹੀ ਬ੍ਰਾਹਮਣ ਹੈਂ, ਅਤੇ ਤੂੰ ਹੀ ਛਤ੍ਰੀ ਹੈਂ ਅਤੇ ਤੂੰ ਆਪ ਹੀ ਕੰਗਾਲ ਤੇ ਆਪ 
ਹੀ ਰਾਜਾ ਹੈਂ। ਤ? ਹੀ ਸਾਮ, ਦਾਮ ਅਤੇ ਦੰਡ ਹੈਂ ਅਤੇ ਤ; ਹੀ ਭੇਦ ਹੈਂ (ਅਤੇ ਇਨ੍ਹਾਂ ਸਾਰਿਆਂ 
ਦਾ) ਉਪਾ ਹੈਂ।੧੮। ਤੂੰ ਹੀ ਸਿਰ ਹੈਂ, ਤੂੰ ਹੀ ਕਾਇਆ (ਸ਼ਰੀਰ) ਹੈ', ਤੂੰ ਹੀ ਪ੍ਰਾਣੀ ਦਾ 
ਪ੍ਰਾਣ ਹੈਂ। ਤੂੰ ਹੀ ਵਿਦਿਆ ਹੈਂ (ਅਤੇ _ਚਾਰ) _ਯੁਗਾਂ _(ਦੀ _ਗਿਣਤੀ ਜਿੰਨੇ) ਮੁਖਾਂ _ਵਾਲਾ 


ਬੁਹਮਾ ਹੋਂ ਕੇ ਵੇਦਾਂ ਦਾ ਵਿਖਿਆਨ _ਕੀਤਾ _ਹੈ।੧੯। 


ਬਿਸਿਖ _ (ਤੀਰ), ਬਾਣ, _ਧਨੁਖਾਗੁ _ (ਇਕ ਵਿਸ਼ੇਸ਼ _ਤੀਰ ਜੋ _ਧਨੁਸ਼ ਦੇ ਅੱਗੇ 
ਲਗਾਇਆ _ ਜਾਂਦਾ _ਹੈ), _ਸਰ, _ਕੈਬਰ, _ (ਵਿਸ਼ੇਸ਼ _ਬਾਣ), _ਤੀਰ, _ਖਤੰਗ _ (ਵਿਸ਼ੇਸ਼ _ਤੀਰ), 
ਤਤਾਰਚੋ (ਵਿਸ਼ੇਸ਼ ਤੀਰ) ਆਦਿਕ ਜਿਸ ਦੇ ਨਾਂ ਕਹੇ ਜਾਂਦੇ ਹਨ, (ਉਹ ਤੁਸੀਂ) ਮੇਰਾ ਕੰਮ 
ਕਰੋ (ਮੈਨੂੰ ਸਫਲ _ਮਨੋਰਥ _ਕਰੋ)।੨0। _ਤੂਣੀਰਾਲੈ _(ਭੁੱਥੇ ਵਿਚ _ਰਹਿਣ ਵਾਲਾ), ਸ਼ਤ੍ਹ _ਅਰਿ 
(ਸਤਰ _ਦਾ _ਵੈਰੀ), ਮ੍ਰਿਗ _ਅੰਤਕ (ਹਿਰਨ _ਦਾ ਅੰਤ _ਕਰਨ ਵਾਲਾ), _ਸਸਿਬਾਨ (ਚੰਦੂ _ਦੀ 
ਸ਼ਕਲ ਦਾ) _(ਆਦਿਕ ਤੀਰਾਂ _ਵਾਲੇ ਜਿਸ ਦੇ ਨਾਂ ਕਹੇ ਜਾਂਦੇ ਹਨ, _ਉਹ) ਤੁਸੀਂ ਪਹਿਲਾਂ 
ਵੈਰੀ ਨੂੰ ਮਾਰਦੇ ਹੋ, ਫਿਰ _ਕ੍ਰਿਪਾਨ _ਵਜਦੀ _ਹੈ।੨੧। 


ਤੂੰ ਹੀ ਪਟਿਸ (ਲਚਕਦਾਰ _ਤਿਖੀ ਪਤੀ ਦਾ ਬਣਿਆ ਸ਼ਸਤ੍ਰ), ਪਾਸੀ (ਫਾਹੀ) ਅਤੇ 
ਪਰਸ _ (ਕੁਹਾੜਾ) ਹੈਂ ਅਤੇ ਪਰਮ _ਸਿੱਧੀ (ਦੀ ਪ੍ਰਾਪਤੀ) ਦੀ ਖਾਣ ਹੈਂ। ਉਹੀ ਜਗਤ ਵਿਚ 
ਰਾਜੇ ਬਣੇ _ਹਨ, ਜਿਨ੍ਹਾਂ ` ਨੂੰ ਤੂੰ ਵਰਦਾਨ ਦਿੱਤਾ ਹੈ।੨੨। (ਤੁਸੀਂ) ਸੀਸ ਸਤੁ _ਅਰਿ (ਵੈਰੀ 
ਦੇ ਸਿਰ ਦਾ ਵੈਰੀ), ਅਰਿਆਰ ਅਸਿ (ਵੈਰੀ ਦੀ ਵੈਰਨ ਤਲਵਾਰ), ਖੰਡਾ, ਖੜਗ _ ਅਤੇ 
ਕ੍ਰਿਪਾਨ (ਆਦਿਕ ਤਲਵਾਰਾਂ ਦੇ ਨਾਂ ਵਾਲੇ ਹੋ, _ਉਹ) ਤੁਸਾਂ ਹੀ (ਤਲਵਾਰ _ਦੇ ਧਨੀ ਅਤੇ 


ਇੰਦਰ _ਦੇ ਵੈਰੀ) _ਮੇਘਨਾਦ ਨੂੰ ਆਪਣਾ _ਭਗਤ _ ਬਣਾ _ਲਿਆ _ਸੀ।੨੩। 


੪ 0੬ 


ਸੀ _ਦਸਮ-ਗ੍ਰੰਥ _ਸਾਹਿਬ 


ਜਮਧਰ _ਜਮਦਾੜਾ ਜਬਰ _ਜੋਧਾਂਤਕ ਜਿਹ ਨਾਇ। 
ਲੂਟ ਕੂਟ ਲੀਜਤ ਤਿਨੈ ਜੇ ਬਿਨੁ _ਬਾਂਧੇ ਜਾਇ। ੨੪। 
ਬਾਂਕ ਬਜੂ ਬਿਛੁਓ ਬਿਸਿਖ ਬਿਰਹ ਬਾਨ ਸਭ _ਰੂਪ। 
ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ। ੨੫। 
ਸਸਤ੍ਰੇਸਰ ਸਮਰਾਂਤ _ਕਰਿ _ਸਿਪਰਾਰਿ _ਸਮਸੇਰ। 

ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਯੋ ਇਕ _ਬੇਰ। ੨੬। 
ਸੈਫ ਸਰੋਹੀ ਸਤੁ _ਅਰਿ _ਸਾਰੰਗਾਰਿ ਜਿਹ _ਨਾਮ। 

ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ _ਕਾਮ। ੨੭। 


/ਇਤ ਡੀ ਨਨ ਆਲਾ ਘਰਾਣੇ ਨੀ ਭਨਉਤੀ ਇਸਤੱਤਾ 


4 


/ਉਥਸ ਆਏ ਸਮਾਪਤਮ ਸਤੁ _ਨਭ# ਸਤੁ/ _5/ 
ਅਥ ਸ੍ਰੀ ਚਕੂ ਕੇ ਨਾਮ 
ਦੰਹਰ” 

ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ। 
ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ। ੨੮। 
ਸਤ੍ਹ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖੁ। 
ਸਭੈ ਨਾਮ ਜਗੈਨਾਥ ਕੋ ਸਦਾ ਹ੍ਰਿਦੈ ਮੋ ਰਾਖੁ। ੨੯। 
ਪ੍ਰਿਥੀ ਸਬਦ ਪ੍ਰਿਥਮੈ _ਭਨੋ ਪਾਲਕ _ਬਹਰਿ _ਉਚਾਰ। 
ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਿਦੈ ਮੋ ਧਾਰ। ੩0। 
ਸਿਸਟਿ ਨਾਮ ਪਹਲੇ _ਕਹੋਂ ਬਹੁਰਿ ਉਚਾਰੋ _ਨਾਥ। 
ਸਕਲ ਨਾਮੁ ਮਮ _ਈਸ ਕੇ ਸਦਾ ਬਸੋ ਜੀਅ ਸਾਥ। ੩੧। 
ਸਿੰਘ ਸਬਦ ਭਾਖੋਂ ਪੁਥਮ _ਬਾਹਨ ਬਹੁਰਿ ਉਚਾਰਿ। 
ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ। ੩੨। 
ਰਿਪੁ ਖੰਡਨ _ਮੰਡਨ ਜਗਤ ਖਲ ਖੰਡਨ ਜਗ _ਮਾਹਿ। 


ਤਾ ਕੇ ਨਾਮ ਉਚਾਰੀਐ ਜਿਹੇ ਸੁਨਿ ਦੁਖ ਟਰਿ ਜਾਹਿ। ੩੩। 


ਸਭ _ਸਸਤ੍ੂਨ ਕੇ ਨਾਮ ਕਹਿ ਪ੍ਰਿਥਮ ਅੰਤ ਪਤਿ _ਭਾਖੁ। 
ਸਭ ਹੀ ਨਾਮ ਕ੍ਰਿਪਾਨ ਕੇ ਜਾਣ ਹ੍ਿਦੈ ਮਹਿ ਰਾਖੁ। ੩੪। 
ਖਤ੍ਰਿਯਾਂਕੈ ਖੇਲਕ" ਖੜਗ _ਖਗ _ਖੰਡੋ__ਖਤ੍ਰਿਆਰਿ। 

ਖੇਲਾਂਤਕ _ਖਲਕੇਮਰੀ ਅਸਿ ਕੇ ਨਾਮ _ਬਿਚਾਰ। _੩੫। 


ਭੂਤਾਂਤਕਿ ਸ੍ਰੀ ਭਗਵਤੀ _ਭਵਹਾ ਨਾਮ _ਬਖਾਨ। 
ਸਿਰੀ ਭਵਾਨੀ ਭੈ ਹਰਨ ਸਭ ਕੋ ਕਰੋ _ਕਲ੍ਯਾਨ। ੩੬। 


ਸਸੜ ਨਾਮ ਮਾਲਾ ੪02 


ਜਮਧਰ, _ਜਮਦਾੜ੍ਹ, ਜਬਰ, ਜੋਧਾਂਤਕ (ਜੋ _ਕਟਾਰ ਦੇ) ਨਾਂ ਹਨ, (ਜੋ) ਇਨ੍ਹਾਂ ਨੂੰ ਬੈਨ੍ਹੇ 
ਬਿਨਾ (ਯੁੱਧ ਵਿਚ) ਜਾਂਦਾ ਹੈ ਉਸ ਨੂੰ ਲੁਟ ਕੁਟ ਲਿਆ ਜਾਂਦਾ ਹੈ।੨੪। ਬਾਂਕ, _ਬਜੂ, 
ਬਿਛੂਆ, _ਬਿਸਿਖ, _ਬਿਰਹ _ਬਾਨ (ਆਦਿ) ਸਭ ਤੇਰੇ ਹੀ ਰੂਪ ਹਨ। ਜਿਨ੍ਹਾਂ ਉਤੇ ਤੇਰੀ ਕ੍ਰਿਪਾ 


ਹੋਈ ਹੈ, ਉਹੀ ਜਗਤ _ਦੇ ਰਾਜੇ ਬਣੇ _ਹਨ।੨੫। 

ਸ਼ਸਤਸੇਰ _(ਸ਼ਸਤ੍ਰਾਂ ਦਾ ਰਾਜਾ), _ਸਮਰਾਂਤ ਕਰਿ _(ਯੁੱਧ _ਦਾ _ਅੰਤ ਕਰਨ _ਵਾਲੀ 
ਤਲਵਾਰ), _ਸਿਪਰਾਰਿ _(ਢਾਲ _ਦੀ _ਵੈਰਨ ਤਲਵਾਰ) _ਅਤੇ _ ਸ਼ਮਸ਼ੇਰ (ਆਦਿਕ _ਜਿਸ ਦੇ 
ਨਾਂ ਹਨ, ਉਸ ਤਲਵਾਰ ਨੂੰ) ਜਿਨ੍ਹਾਂ ਨੇ ਇਕ _ਵਾਰ ਪਕੜ _ਲਿਆ, ਉਹ ਜਮ ਦੇ ਜਾਲ 
ਤੋਂ ਛੁਟ ਗਏ _ਹਨ।੨੬। ਸੈਫ, ਸਰੋਹੀ, _ਸਤ੍ਹ _ਅਰਿ, _ਸਾਰੰਗਾਰਿ _(ਧਨੁਸ਼ ਦੀ _ਵੈਰਨ) _ਜਿਸ 
ਦੇ ਨਾਮ ਹਨ, (ਉਹ ਤਲਵਾਰ) ਸਦਾ ਹੀ ਮੇਰੇ ਚਿਤ ਵਿਚ ਵਸੇ ਅਤੇ ਮੇਰੇ ਕੰਮ _ਕਰਦੀ 

/ਲੇ ਡੀ ਨਨ ਆਲਾ _£ਰਾਣ ਦੇ ਨੀ ਭਨਈਤਾੀ ਦੀ ਇਲਤਤ ਵਾਲੇ 
ਘਹਿਲੇ ਆਸ%7ਏ ਲੀ ਸਮਾਪਤ? ਸਭਾ ਲਭ _ਹੈ/5/ 
ਹੁਣ ਸ੍ਰੀ ਚਕ੍ਰ ਦੇ ਨਾਂਵਾਂ ਦਾ ਵਰਣਨ 

ਦੰਹਰਾ 

ਪਹਿਲਾ _'ਕਵਚ” ਸ਼ਬਦ ਕਹੋ ਅਤੇ _ਅੰਤ _ਉਤੇ _'ਅਰਿ” (ਵੈਰੀ) ਸ਼ਬਦ ਰਖੋ। ਸਾਰੇ 
ਹੀ ਨਾਂ ਕ੍ਰਿਪਾਨ ਦੇ ਹੋ ਜਾਣਗੇ। ਹੇ ਚਤੁਰ ਪੁਰਸ਼ੋ! ਮਨ ਵਿਚ _ਸਮਝ _ਲਵੋ।੨੮। ਪਹਿਲਾ 
'ਸ਼ਤ੍ੂ'_ (ਵੈਰੀ) ਸ਼ਬਦ ਕਹੋ ਅਤੇ ਅੰਤ ਵਿਚ 'ਦੁਸ਼ਟ' ਸ਼ਬਦ ਬੋਲੋ। ਇਹ ਸਾਰੇ ਨਾਂ 'ਜਗੰਨਾਬ' 
(ਤਲਵਾਰ) _ਦੇ ਹਨ, _ਸਦਾ ਹਿਰਦੇ _ਵਿਚ _ (ਯਾਦ) _ਰਖੋ।੨੯। 
“ਸਿਸਟੇਸ” (ਸੀ ਸਾਹਿਬ 1 ਤਲਵਾਰ) ਦੇ ਹੋ ਜਾਣਗੇ, _ਸਦਾ ਹਿਰਦੇ ਵਿਚ ਧਾਰਨ 
ਕਰੋ।੩0। ਪਹਿਲਾਂ _“ਸਿਸਟਿ” (ਸਿ੍‌ਸਟੀ) ਨਾਮ ਆਖੋ, ਫਿਰ “ਨਾਥ” (ਸ਼ਬਦ) _ਉਚਾਰੋ। ਇਹ 
ਸਾਰੇ ਨਾਂ _'ਮਮ _ਈਸ” (ਖੜਗ) ਦੇ _ਹਨ। ਇਨ੍ਹਾਂ ਸਦਾ ਦਿਲ ਵਿਚ ਵਸਾਈ _ਰਖੋ।੩੧। 

ਪਹਿਲਾਂ ਸਿੰਘ ਸ਼ਬਦ _ਕਹੋ, _ਫਿਰ _'ਬਾਹਨ” (ਸ਼ਬਦ) _ਉਚਾਰੋ। _ਇਹ _ ਸਾਰੇ ਨਾਂ 
'ਜਗਮਾਤ” _ (ਤਲਵਾਰ) _ਦੇ _ਹਨ। ਹੇ _ਕਵੀਓ! ਇਨ੍ਹਾਂ ਨੂੰ (ਮਨ _ਵਿਚ) ਧਾਰਨ _ ਕਰ 
ਲਵੋ।੩੨। (ਜੋ) ਵੈਰੀ ਦਾ ਖੰਡਨ ਕਰਨ ਵਾਲੀ, ਜਗਤ ਨੂੰ _ਸਾਜਣ _ਵਾਲੀ _ਅਤੇ _ ਜਗ 


ਵਿਚ ਮੂਰਖਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ, ਉਸ ਦਾ ਨਾਂ ਉਚਾਰਨਾ ਚਾਹੀਦਾ ਹੈ, _ਜਿਸ 
ਨੂੰ ਸੁਣ ਕੇ ਦੁਖ ਟਲ ਜਾਂਦੇ ਹਨ।੩੩। 

ਸਾਰਿਆਂ ਸ਼ਸਤਰਾਂ ਦੇ ਨਾਂ ਪਹਿਲਾਂ ਕਹਿ ਕੇ, ਅੰਤ ਉਤੇ ਪਤਿ” (ਸ਼ਬਦ) ਕਹੋ। (ਇਹ) 
ਸਾਰੇ ਨਾਂ ਕ੍ਰਿਪਾਨ (ਦੇ ਹੋ ਜਾਣਗੇ), (ਇੰਨ੍ਹਾਂ ਨੂੰ) ਹਿਰਦੇ ਵਿਚ _ਰਖੋ।੩੪। _ਖਤ੍ਰਿਯਾਂਕੈ ਖੇਲਕ 
(ਛਤ੍ਰੀਆਂ ਦੇ _ਅੰਗ _ਨਾਲ _ਲਟਕਣ ਵਾਲਾ) ਖੜਗ, _ਖਗ, _ਖੰਡਾ, _ਖਤ੍ਿਆਰਿ _(ਛਤ੍ਰੀਆਂ ਦਾ 
ਵੈਰੀ), _ਖੇਲਾਂਤਕ _(ਯੁਂਧ _ਦੀ _ਖੇਡ _ਦਾ ਅੰਤ _ਕਰਨ _ ਵਾਲਾ) _ਖਲਕੇਮਰੀ (ਦੁਸ਼ਟ _ਨਾਸ਼ਕ) 
(ਆਦਿਕ _ ਨੂੰ) _ਤਲਵਾਰ _ਦੇ _ਨਾਮ _ ਵਿਚਾਰ _ਲਵੋ।੩੫। 

ਭੂਤਾਂਤਕਿ _(ਜੀਵਾਂ _ਦਾ _ ਅੰਤ _ਕਰਨ _ਵਾਲਾ-ਖੜਗ), _ ਭਗਵਤੀ (ਖੜਗ), _ ਭਵਹਾ 
(ਜਗਤ ਦੀ _ਵਿਨਾਸ਼ਕ), ਸਿਰੀ, ਭਵਾਨੀ, _ਭੈ-ਹਰਨ (ਇਹ ਸਾਰੇ ਤਲਵਾਰ ਦੇ) ਨਾਮ _ਬਖਾਨ 
ਕੀਤੇ _ਜਾਂਦੇ _ਹਨ, (ਜੋ) _ਸਭ _ਦਾ ਕਲਿਆਣ _ ਕਰਨ _ ਵਾਲੇ _ਹਨ।੩੬। 


02੧੨ ” 


੪0੮ 


ਸਭ ਅਸਿ 

ਨਾਮ _ਮ੍ਿਗਿਨ ਸਭ _ਕਹਿ__ਧਨੁਸਰ _ਉਚਾਰੀਐ। 

ਹੋ ਸਭ ਖੰਡੇ ਕੇ ਨਾਮ ਸਤਿ ਜੀਅ ਧਾਰੀਐ। ੩੭। 

ਦੰਹਰ” 

ਪ੍ਰਿਥਮ ਨਾਮ ਜਮ ਕੋ ਉਚਰਿ _ਬਹੁਰੋ ਰਦਨ _ਉਚਾਰਿ। 
ਸਕਲ _ਨਾਮ _ਜਮਦਾੜ ਕੇ ਲੀਜਹੁ ਸੁ ਕਬਿ _ਸੁਧਾਰਿ। ੩੮। 
ਉਦਰ ਸਬਦ ਪ੍ਰਿਥਮੈ ਕਹੋਂ ਪੁਨਿ ਅਰਿ ਸਬਦ _ਉਚਾਰ। 
ਨਾਮ ਸਭੈ ਜਮਦਾੜ ਕੇ ਲੀਜਹੁ ਸੁ ਕਬਿ ਬਿਚਾਰ। ੩੯। 
ਮ੍ਰਿਗ ਗ੍ਰੀਵਾ ਸਿਰ ਅਰਿ ਉਚਰਿ ਪੁਨਿ ਅਸਿ ਸਬਦ ਉਚਾਰ। 
ਸਭੈ ਨਾਮ ਸ੍ਰੀ ਖੜਗ ਕੇ _ਲੀਜੋ_ਹਿਿਦੈ ਬਿਚਾਰਿ। ੪0। 
ਕਰੀ ਕਰਾਂਤਕ _ਕਸਟ _ਰਿਪੁ _ਕਾਲਾਯੂਧ _ਕਰਵਾਰਿ। 
ਕਰਾਚੋਲ ਕ੍ਰਿਪਾਨ ਕੇ ਲੀਜਹੁ ਨਾਮ _ਸੁਧਾਰ। _੪੧। 


ਹਸਤਿ ਕਰੀ ਕਰ ਪ੍ਰਿਥਮ ਕਹਿ _ਪੁਨਿ ਅਰਿ ਸਬਦ ਸੁਨਾਇ। 
ਸਸਤ੍ ਰਾਜ ਕੇ ਨਾਮ ਸਬ ਮੋਰੀ ਕਰਹੁ ਸਹਾਇ। ੪੨। 
ਸਿਰੀ ਸਰੋਹੀ ਸੇਰਸਮ ਜਾ ਸਮ _ਅਉਰਨ ਕੋਇ। 

ਤੇਗ ਜਾਪੁ ਤੁਮਹੂੰ ਜਪੋ ਭਲੋ ਤੁਹਾਰੋ ਹੋਇ। ੪੩। 

ਖਗ _ਮ੍ਗਿ ਜਛ ਭੁਜੰਗ ਗਨ ਏ ਪਦ ਪ੍ਰਿਥਮ ਉਚਾਰਿ। 
ਫੁਨਿ ਅਰਿ ਸਬਦ ਉਚਾਰੀਐ _ਜਾਨ _ਤਿਸੈ ਤਰਵਾਰਿ। ੪੪। 
ਹਲਬ਼ਿ _ਜੁਨਬੀ _ਮਗਰਬੀ ਮਿਸਰੀ ਊਨਾ _ਨਾਮ। 

ਸੈਫ ਸਰੋਹੀ ਸਸਤ੍ਰਪਤਿ ਜਿਤ੍ਯੋ ਰੂਮ ਅਰੁ _ਸਾਮ। ੪੫। 
ਕਤੀ ਯਾਮਾਨੀ ਹਿੰਦਵੀ ਸਭ _ਸਸਤ੍ਰ _ਕੇ _ਨਾਥ। 

ਲਏ ਭਗਉਤੀ ਨਿਕਸ ਹੈ ਆਪ _ਕਲੈਕੀ _ਹਾਥਿ। ੪੬। 
ਪ੍ਰਿਥਮ ਸਕਤਿ ਪਦ ਉਚਰਿ ਕੈ ਪੁਨਿ ਕਹੁ ਸਕਤਿ ਬਿਸੇਖ। 
ਨਾਮ _ਸੈਹਥੀ ਕੇ ਸਕਲ _ਨਿਕਸਤ ਜਾਹਿ _ਅਨੇਕ। _੪੭। 
ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰਿ ਸਬਦ ਅਰਿ ਦੇਹੁ। 
ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ। ੪੮। 
ਪ੍ਰਿਥਮ _ਭਾਖ _ਸੰਨਾਹ ਪਦੁ _ਪੁਨਿ ਰਿਪੁ ਸਬਦ _ਉਚਾਰਿ। 
ਨਾਮ ਸੈਹਥੀ ਕੇ ਸਕਲ ਚਤੁਰ ਚਿਤ ਨਿਜ _ਧਾਰਿ। ੪੯। 
ਉਚਰਿ ਕੁੰਭ ਪ੍ਰਿਥਮੈ ਸਬਦ ਪੁਨਿ ਅਰਿ ਸਬਦ ਕਹੋ। 
ਨਾਮ ਸੈਹਥੀ ਕੇ ਸਭੈ ਚਿਤ ਮਹਿ ਚਤੁਰ ਲਹੋ। ੫0। 

ਤਨੁ ਤ੍ਰਾਨ ਪਦ ਪ੍ਰਿਥਮ ਕਹਿ ਪੁਨਿ ਅਰਿ ਸਬਦ _ਬਖਾਨ। 
ਨਾਮ ਸੈਹਥੀ ਕੇ ਸਭੈ ਰੁਚਿਰ ਚਤੁਰ ਚਿਤ _ਜਾਨ। ੫੧। 


ਸਸੜ _ ਨਾਮ _ ਮਾਲਾ ੪0੯ 


੭%/=ਲ 
(ਪਹਿਲਾਂ) 'ਕੂਤ” ਸ਼ਬਦ ਕਹਿ ਕੇ, ਫਿਰ 'ਅਰਿ” (ਸ਼ਬਦ) ਬੋਲਿਆ ਜਾਏ। ਇਹ ਸਾਰੇ 


ਨਾਂ 'ਅਸਿ ਜੂ” (ਤਲਵਾਰ) ਦੇ ਹੋ ਜਾਣ ਕਰ ਕੇ ਹਿਰਦੇ ਵਿਚ ਰਖੋ। ਸਾਰੇ _'“ਮ੍ਰਿਗਿਨ” (ਹਿਰਨ) 
ਨਾਂ ਕਹਿ ਕੇ (ਫਿਰ) 'ਧਨੁਸਰ” (ਧੂਸੂ 1 ਵਿਨਾਸ਼ ਕਰਨ _ਵਾਲਾ) ਕਿਹਾ _ਜਾਏ। _(ਤਾਂ ਇਹ) 
ਸਾਰੇ ਖੰਡੇ ਦੇ ਨਾਮ ਹੋਂ _ਜਾਣਗੇ। (ਇਹ ਗੱਲ) ਮਨ _ਵਿਚ ਸਚ _ਕਰ ਕੇ ਮੌਨ _ਲਵੋ।੩੭। 
ਦੰਹਨਾ 


ਪਹਿਲਾਂ _'ਜਮ” ਦਾ ਨਾਮ _ਕਹਿ ਕੇ, ਫਿਰ 'ਰਦਨ” (ਦੰਦ) (ਸ਼ਬਦ) ਉਚਾਰ _ਦਿਓ। 
(ਇਹ) ਸਾਰੇ “ਨਾਮ” _'ਜਮਦਾੜ੍ਹ` (ਦੇ ਹੋ ਜਾਣਗੇ)। _ਕਵੀ ਜਨ (ਮਨ ਵਿਚ ਇਹ) ਧਾਰ 
ਲੈਣ। ੩੮। ਪਹਿਲਾਂ “ਉਦਰ? (ਪੇਟ) ਸ਼ਬਦ ਕਹੋ ਅਤੇ ਫਿਰ 'ਅਰਿ” ਸ਼ਬਦ ਉਚਾਰੋ। (ਇਹ) 
ਸਾਰੇ _ਨਾਮ _ਜਮਦਾੜ੍ਹ _(ਦੇ _ਹੋਣਗੇ)। _ਕਵੀ _(ਇਹ _ ਗੱਲ) _ਵਿਚਾਰ _ਲੈਣ।੩੯। 

ਮ੍ਰਿਗ (ਹਿਰਨ), ਗ੍ਰੀਵਾ (ਗਰਦਨ), _ਸਿਰ _ਨਾਲ _'ਅਰਿ” (ਸ਼ਬਦ) _ਉਚਾਰ ਕੇ ਫਿਰ 
“ਅਸਿ” ਸ਼ਬਦ _ਉਚਾਰੋ। _(ਇਹ) ਸਾਰੇ _ਨਾਮ _ਤਲਵਾਰ _('ਖੜਗ”) _ਦੇ _ਹਨ। (ਇਹ _ਗੌਲ) 
ਹਿਰਦੇ _ਵਿਚ ਵਿਚਾਰ _ਲਵੋ।80। _ “ਕਰੀ _ਕਰਾਂਤਕ” (ਹਾਥੀ _ਦੀ _ ਸੁੰਡ ਨੂੰ ਖਤਮ _ ਕਰਨ 
ਵਾਲਾ) ਅਤੇ _“ਕਸਟ _ਰਿਪੁ” (ਵੈਰੀ ਨੂੰ ਦੁਖ ਦੇਣ ਵਾਲਾ), _'ਕਾਲਾਯੁਧ” _(ਕਾਲ ਦਾ ਸ਼ਸਤ੍ਰ), 
'ਕਰਵਾਰ” _ ਅਤੇ _ “ਕਰਾਚੋਲ” ਆਦਿ ਨੂੰ ਕ੍ਰਿਪਾਨ ਦੇ _ਨਾਮ _ ਵਿਚਾਰ _ਲਿਆ _ ਜਾਵੇ।੪੧। 

ਪਹਿਲਾਂ _“ਹਸਤਿਕਰ” ਜਾਂ _“ਕਰੀਕਰ” ਕਹਿ ਕੇ ਫਿਰ _'ਅਰਿ? (ਵੈਰੀ) ਸ਼ਬਦ ਸੁਣਾ 
ਦਿਓ। (ਇਹ) ਸਾਰੇ _ਨਾਮ _ਸ਼ਸਤੁਰਾਜ (ਤਲਵਾਰ) ਦੇ _ਹਨ, ਜੋ ਮੇਰੀ ਸਹਾਇਤਾ _ਕਰਦੀ 
ਹੈ। _੪੨। ਸੀ, ਸਰੋਹੀ, ਸ਼ਮਸ਼ੇਰ ('ਸੇਰਸਮ”) (ਇਹ ਸਾਰੇ ਤਲਵਾਰ ਦੇ ਨਾਮ _ਹਨ) ਜਿਸ 
ਵਰਗਾ ਹੋਰ _ਕੋਈ ਨਹੀਂ _ਹੈ। ਤੁਸੀਂ ਵੀ ਤੇਗ ਦਾ ਜਾਪ ਜਪੋ, ਤੁਹਾਡਾ _ਭਲਾ _ਹੋਵੇਗਾ।੪੩। 

ਖਗ _ (ਪੰਛੀ), ਮ੍ਰਿਗ, _ਜਛ _(ਯਕਸ਼) _ਅਤੇ _ਭੁਜੰਗ (ਇਨ੍ਹਾਂ) ਸਾਰਿਆਂ (ਨਾਂਵਾਂ ਵਿਚੋਂ 
ਕੋਈ ਵੀ) ਸ਼ਬਦ ਪਹਿਲਾਂ ਕਹਿ _ਦਿਓ। ਫਿਰ 'ਅਰਿ” ਸ਼ਬਦ ਉਚਾਰਿਆ ਜਾਵੇ। (ਤਾਂ) ਉਸ 
ਨੂੰ ਤਲਵਾਰ ਦਾ (ਦਾ _ਨਾਮ) _ਸਮਝ _ਲਿਆ _ਜਾਵੇ।੪੪। _ਹਲਬਿ, _ਜੁਨਬੀ, _ਮਗਰਬੀ, ਮਿਸਰੀ, 
ਊਨਾ, ਸੈਫ਼, _ਸਰੋਹੀ ਆਦਿ ਨਾਮ _'ਸਸਤੁ _ਪਤਿ” (ਖੜਗ) ਦੇ _ਹਨ। (ਜਿਸ ਕਰ ਕੇ) ਰੂਮ 
ਅਤੇ ਸ਼ਾਮ _(ਦੇਸ਼) _ਜਿਤੇ ਗਏ _ ਹਨ।੪੫। 

ਯਾਮਾਨੀ _ਕਤੀ ਅਤੇ _ਹਿੰਦਵੀ _ਕਤੀ (ਤਲਵਾਰ), ਇਹ ਸਾਰੇ ਸ਼ਸਤ੍ਰਾਂ ਦੇ ਸੁਆਮੀ 
(ਖੜਗ _ਦੇ ਨਾਮ _ਹਨ)। (ਇਸ) ਭਗਉਤੀ (ਤਲਵਾਰ) ਨੂੰ _ਨਿਹਕਲੰਕੀ (ਅਵਤਾਰ) ਆਪ 
ਹੱਥ ਵਿਚ ਲੈ ਕੇ ਨਿਕਲੇਗਾ।੪੬। ਪਹਿਲਾਂ ਸ਼ਕਤੀ” ਸ਼ਬਦ ਕਹਿ ਕੇ ਫਿਰ 'ਸਕਤਿ ਬਿਸੇਖ” 
ਕਹਿ _ਦਿਓ। _(ਇਸ ਤਰ੍ਹਾਂ) _'ਸੈਹਥੀ” (ਬਰਛੀ) _ਦੇ ਸਾਰੇ _ਨਾਮ _ਅਨੇਕਾਂ _ਹੀ ਨਿਕਲਦੇ 
ਜਾਣਗੰ।੪੭। 

ਪਹਿਲਾਂ _'ਸੁਭਟ” ਸ਼ਬਦ _ਉਚਾਰ ਕੇ, _ਫਿਰ _'ਅਰਿ? (ਵੈਰੀ) ਸ਼ਬਦ _ਲਗਾਓ। ਇਹ 
ਸਾਰੇ ਨਾਮ _ਸੈਹਥੀ ਦੇ _ਹਨ। _ਵਿਦਵਾਨ ਇਸ ਨੂੰ ਚਿਤ ਵਿਚ _ਸਮਝ _ਲੈਣ।੪੮। ਪਹਿਲਾਂ 
'ਸੰਨਾਹ` (ਕਵਚ) ਸ਼ਬਦ ਕਹਿ ਕੇ, ਫਿਰ 'ਰਿਪੁ” (ਵੈਰੀ) ਸ਼ਬਦ ਉਚਾਰ _ਦਿਓ। (ਇਸ ਤਰ੍ਹਾਂ 
ਇਹ) ਸਾਰੇ ਨਾਮ _ਸੈਹਥੀ ਦੇ (ਬਣਨਗੇ)। ਹੇ ਚਤੁਰ ਪੁਰਸ਼ੋ _! ਚਿਤ ਵਿਚ _ਧਾਰ _ਲਵੋ।8੯। 

ਪਹਿਲਾਂ ਕੁੰਭ” (ਹਾਥੀ) ਸ਼ਬਦ ਦਾ ਉਚਾਰਨ ਕਰੋ, ਫਿਰ “ਅਰਿ” (ਵੈਰੀ) ਸ਼ਬਦ ਕਹੋਂ। 
(ਇਸ ਤਰ੍ਹਾਂ) ਇਹ ਸਾਰੇ _ਨਾਮ _ਸੈਹਥੀ ਦੇ _ਹਨ। _ਬ੍ੌਧੀਮਾਨ ਚਿਤ _ਵਿਚ _ਜਾਣ _ਲੈਣ।੫0। 
ਪਹਿਲਾਂ _'ਤਨੁ ਤ੍ਰਾਨ` (ਕਵਚ) ਸ਼ਬਦ ਕਹਿ ਕੇ ਫਿਰ 'ਅਰਿ” ਸ਼ਬਦ ਬੋਲੋ। (ਇਸ ਤਰ੍ਹਾਂ ਇਹ) 
ਸਾਰੇ _ਨਾਮ _ਸੈਹਥੀ ਦੇ _ਹਨ। _ ਸੁੰਦਰ _ਚਤੁਰ _(ਵਿਅਕਤੀ) _ ਚਿਤ _ਵਿਚ _ ਜਾਣ _ਲੈਣ।੫੧। 


੪੧0 


ਸੀ _ਦਸਮ-ਗ੍ੰਥ _ਸਾਹਿਬ 


ਯਸਟੀਸਰ ਕੋ ਪ੍ਰਿਥਮ ਕਹਿ ਪੁਨਿ ਬਚ ਕਹੁ ਅਰਧੰਗ। 
ਨਾਮ ਸੈਹਥੀ ਕੇ ਸਭੈ ਉਚਰਤ ਜਾਹੁ _ਨਿਸੰਗ। ੫੨। 
ਸਾਂਗ ਸਮਰ _ਕਰ ਸੈਹਥੀ ਸਸਤ੍ਰ _ਸਸਨ ਕੁੰਭੇਸ। 

ਸਬਲ ਸੁ _ਭਟਹਾ ਹਾਥ ਲੈ ਜੀਤੇ ਸਮਰ ਸੁਰੇਸ। ੫੩। 


ਛਤ੍ਧਰ ਮ੍ਰਿਗਹਾ ਬਿਜੈ ਕਰਿ _ਭਟਹਾ ਜਾ ਕੋ _ਨਾਮ। 

ਸਕਲ ਸਿਧ ਦਾਤ੍ਰੀ ਸਭਨ ਅਮਿਤ ਸਿਧ ਕੋ _ਧਾਮ। ੫੪। 
ਲਛਮਨ ਅਉਰ _ਘਟੋਤਕਚ _ਏ ਪਦ ਪ੍ਰਿਥਮ _ਉਚਾਰਿ। 
ਪੁਨਿ ਅਰਿ ਭਾਖੋ ਸਕਤਿ ਕੇ ਨਿਕਸਹਿ ਨਾਮ ਅਪਾਰ। _੫੫। 
ਗੜੀਆ ਭਸੁਡੀ ਭੈਰਵੀ _ਭਾਲਾ ਨੇਜਾ ਭਾਖੁ। 

ਬਰਛੀ ਸੈਥੀ ਸਕਤਿ ਸਭ ਜਾਨ ਹਿਰਦੈ ਮੈ ਰਾਖੁ। ੫੬। 
ਬਿਸਨੁ ਨਾਮ ਪ੍ਰਿਥਮੈ ਉਚਰਿ ਪੁਨਿ ਪਦ _ਸਸਤ੍ਹ _ਉਚਾਰਿ। 
ਨਾਮ _ਸੁਦਰਸਨ ਕੇ ਸਭੈ ਨਿਕਸਤ ਜਾਹਿ _ਅਪਾਰ। _੫੭। 
ਮੁਰ ਪਦ ਪ੍ਰਿਥਮ ਉਚਾਰਿ ਕੈ ਮਰਦਨ ਬਹੁਰਿ ਕਹੋ। 
ਨਾਮ ਸੁਦਰਸਨ ਚਕ ਕੇ ਚਿਤ ਮੈ ਚਤੁਰ ਲਹੋ। ੫੮। 
ਮਧੁ ਕੋ ਨਾਮ ਉਚਾਰਿ ਕੈ ਹਾ ਪਦ ਬਹੁਰਿ ਉਚਾਰਿ। 

ਨਾਮ ਸੁਦਰਸਨ ਚਕ ਕੇ ਲੀਜੈ ਸੁ ਕਬਿ ਸੁਧਾਰਿ। ੫੯। 
ਨਰਕਾਸੁਰ ਪ੍ਰਿਥਮੈ ਉਚਰਿ ਪੁਨਿ _ਰਿਪੁ ਸਬਦ _ਬਖਾਨ। 
ਨਾਮ ਸੁਦਰਸਨ ਚਕੂ ਕੋ ਚਤੁਰ ਚਿਤ ਮੈ ਜਾਨ। ੬0। 
ਦੈਤ ਬਕਤ੍ਰ ਕੋ ਨਾਮ ਕਹਿ _ਸੂਦਨ ਬਹੁਰਿ ਉਚਾਰ। 

ਨਾਮ _ਸੁਦਰਸਨ ਚਕ ਕੋ ਜਾਨ ਚਿਤ _ਨਿਰਧਾਰ। _੬੧। 
ਪ੍ਰਿਥਮ ਚੰਦੇਰੀ ਨਾਥ _ਕੋ_ ਲੀਜੈ ਨਾਮ _ਬਨਾਇ। 

ਪੁਨਿ ਰਿਪੁ ਸਬਦ ਉਚਾਰੀਐ ਚਕੂ _ਨਾਮ ਹੁਇ ਜਾਇ। ੬੨। 
ਨਰਕਾਸੁਰ ਕੋ ਨਾਮ _ਕਹਿ ਮਰਦਨ ਬਹੁਰਿ _ਉਚਾਰ। 
ਨਾਮ ਸੁਦਰਸਨ ਚਕ੍ਰ ਕੋ ਲੀਜਹੁ ਸੁ ਕਬਿ ਸੁ ਧਾਰ। ੬੩। 
ਕਿਸਨ _ਬਿਸਨ _ਕਹਿ _ਜਿਸਨੁ _ਅਨੁਜ ਆਯੁਧ _ਬਹੁਰਿ _ਉਚਾਰ। 
ਨਾਮ _ਸਦੁਰਸਨ ਚਕ੍ਰ ਕੇ ਨਿਕਸਤ ਚਲਹਿ _ਅਪਾਰ। ੬੪। 
ਬਜਰ _ਅਨੁਜ ਪ੍ਰਿਥਮੈ ਉਚਰ _ਫਿਰਿ ਪਦ _ਸਸਤ੍ਰ _ਬਖਾਨ। 
ਨਾਮ ਸੁਦਰਸਨ ਚਕੂ ਕੇ ਚਤੁਰ ਚਿਤ ਮੈ ਜਾਨ। ੬੫। 
ਪ੍ਰਿਥਮ ਬਿਰਹ ਪਦ ਉਚਰਿ ਕੈ ਪੁਨਿ ਕਹੁ ਸਸਤ੍ਰ ਬਿਸੇਖ। 
ਨਾਮ _ਸੁਦਰਸਨ ਚਕ੍ਰ _ਕੇ _ਨਿਕਸਤ ਚਲੈ _ਅਸੇਖ। ੬੬। 
ਪ੍ਿਥਮੈ ਵਹੈ ਉਚਾਰੀਐ ਰਿਧ ਸਿਧ ਕੋ _ਧਾਮ। 

ਪੁਨਿ ਪਦ _ਸਸਤ੍ਰ _ਬਖਾਨੀਐ ਜਾਨੁ _ਚਕੂ _ਕੇ _ਨਾਮ। ੬੭। 


ਸਸਤ ਨਾਮ _ ਮਾਲਾ ੪੧੧ 

'ਯਸਟੀਸਰ” (ਲੰਬੀ ਸੋਟੀ ਵਾਲੀ) (ਸ਼ਬਦ) ਨੂੰ _ਪਹਲਿਂ ਕਹਿ ਕੇ (ਫਿਰ) 'ਅਰਧੰਗ” 

ਪਦ _('ਬਚ”) ਕਹਿ _ਦਿਓ। (ਇਸ ਤਰ੍ਹਾਂ ਇਹ) ਸਾਰੇ ਨਾਮ _ਸੈਹਥੀ ਦੇ ਹਨ, _ਨਿਸੰਗ ਹੋ 
ਕੇ ਕਹਿੰਦੇ ਜਾਓ।੫੨। 'ਸਾਂਗ”, “ਸਮਰ ਕਰਿ” (ਯੁੱਧ _ਕਰਨ ਵਾਲੀ), _“ਸਸਤੁ _ਸਸਨ ਕੁੰਭੇਸ” 


(ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਸ਼ਸਤ੍ਰ), (ਇਹ ਸਾਰੇ ਨਾਮ) ਸੈਹਥੀ ਦੇ _ਹਨ। (ਇਸ) 
ਬਲਸ਼ਾਲੀ “ਭਟਹਾ” (ਬਰਛੀ) ਨੂੰ ਹੌਥ ਵਿਚ ਲੈ ਕੇ ਇੰਦਰ ਨੂੰ ਜੰਗ ਵਿਚ ਜਿਤਿਆ ਗਿਆ 
ਸੀ।੫੩। 

ਛਤ੍ਹ _ਧਰ, _ਮਿ੍‌ਗਿਹਾ, _ਬਿਜੈ _ਕਰਿ, _ਭਟਹਾ (ਆਦਿ) ਜਿਸ ਦੇ ਨਾਮ ਹਨ, ਉਹ 
(ਬਰਛੀ) ਸਾਰਿਆਂ ਸਿੱਧੀਆਂ ਦੇਣ ਵਾਲੀ ਹੈ ਅਤੇ ਅਮਿਤ ਸਿੱਧੀਆਂ ਦਾ ਘਰ ਹੈ। ੫੪। 
“ਲਛਮਨ” ਅਤੇ _“ ” (ਭੀਮ ਦਾ ਪੁੱਤਰ) ਇਹ ਸ਼ਬਦ ਪਹਿਲਾਂ ਉਚਾਰੋ। ਫਿਰ 'ਅਰਿ? 
(ਵੈਰੀ) (ਸ਼ਬਦ) _ਕਹੋ। _(ਇਸ _ਤਰ੍ਹਾਂ) ਸ਼ਕਤੀ (ਬਰਛੀ) _ਦੇ ਅਪਾਰ ਨਾਮ _ਨਿਕਲ ਆਉਂਦੇ 
ਹਨ।੫੫। 

ਗੜੀਆ (ਬਰਛੀ), _ਭਸੁਡੀ, _ਭੈਰਵੀ, _ਭਾਲਾ, ਨੇਜ਼ਾ, _ਬਰਛੀ, _ਸੈਥੀ _(ਸੈਹਥੀ) (ਇਹ) 
ਸਾਰੇ ਸ਼ਕਤੀ” (ਬਰਛੀ) ਦੇ ਨਾਮ ਜਾਣ ਕੇ ਹਿਰਦੇ ਵਿਚ ਰਖ _ਲਵੋ। _੫੬। “ਬਿਸਨ” ਨਾਮ 
ਪਹਿਲਾਂ ਉਚਾਰ ਕੇ, ਫਿਰ 'ਸ਼ਸਤ੍` ਸ਼ਬਦ _ਕਹੋ। (ਇਹ) ਸਾਰੇ ਨਾਮ _'ਸੁਦਰਸ਼ਨ” (ਚਕ੍ਰ) ਦੇ 
ਹਨ, (ਇਸ ਤਰ੍ਹਾਂ) _ਅਪਾਰਾਂ _ਨਾਂ ਨਿਕਲਦੇ _ਆਣਗੇ। _੫੭। 

'ਮੁਰ` (ਇਕ ਦੈਂਤ) ਸ਼ਬਦ ਪਹਿਲਾਂ ਉਚਾਰ ਕੇ ਫਿਰ 'ਮਰਦਨ? ਸ਼ਬਦ _ਕਹੋ। (ਇਹ) 
ਨਾਮ _'ਸੁਦਰਸ਼ਨ _ਚਕ੍ਹ” ਦੇ _ਹਨ। ਇਨ੍ਹਾਂ ਨੂੰ ਵਿਦਵਾਨ ਚਿਤ _ਵਿਚ _ਜਾਣ _ਲੈਣ। _੫੮। 
(ਪਹਿਲਾਂ) 'ਮਧੁ” (ਇਕ ਦੈਂਤ) ਦੇ ਨਾਂ ਨੂੰ ਉਚਾਰ ਕੇ ਫਿਰ “ਹਾ” ਪਦ ਦਾ ਉਚਾਰਨ ਕਕਰੋਂ। 
(ਇਹ) ਨਾਂ _'ਸੁਦਰਸ਼ਨ ਚਕ੍ਰ” ਦੇ _ਹਨ। _ਕਵੀ ਲੋਕ ਇਨ੍ਹਾਂ ` ਨੂੰ ਧਾਰਨ _ਕਰ _ਲੈਣ। _੫੯। 

“ਨਰਕਾਸੁਰ” (ਇਕ ਦੈਂਤ) (ਸ਼ਬਦ) ਪਹਿਲਾਂ ਉਚਾਰ ਕੇ, ਫਿਰ 'ਰਿਪੁ” ਸ਼ਬਦ _ਕਹੋ। 
(ਇਹ) ਨਾਮ _ ਸੁਦਰਸ਼ਨ ਚਕ੍ਰ” ਦੇ _ਹਨ। _ ਵਿਚਾਰਵਾਨ _ਚਿਤ _ਵਿਚ _ਜਾਣ _ਲੈਣ। _੬0। 
'ਦੈਤ ਬਕਤ੍ਰ” (ਇਕ ਦੈੱਤ) ਦਾ ਨਾਮ ਕਹਿ ਕੇ ਫਿਰ 'ਸੂਦਨ” (ਮਾਰਨ ਵਾਲਾ) ਪਦ _ਉਚਾਰੋ। 
(ਇਹ) ਨਾਮ _'ਸੁਦਰਸ਼ਨ _ਚਕੂ” ਦੇ _ਹਨ। (ਇਹ ਗੱਲ) ਚਿਤ ਵਿਚ ਨਿਸਚੈ ਕਰ _ਲਵੋ।੬੧। 

ਪਹਿਲਾਂ _'ਚੰਦੇਰੀ _ਨਾਥ? _(ਸ਼ਿਸ਼ੁਪਾਲ) ਦਾ ਨਾਮ _ਲਿਵੋ _ਅਤੇ ਫਿਰ _'ਰਿਪੁਨ” ਨਾਮ 
ਉਚਾਰੋਂ, ਤਾਂ _ਚਕੂ _ਦਾ _ਨਾਮ ਹੋ ਜਾਏਗਾ।੬੨। _“ਨਰਕਸੁਰ” (ਇਕ ਦੈਂਤ) ਦਾ 
ਕੇ ਫਿਰ 'ਮਰਦਨ” _(ਮਸਲਣ ਵਾਲਾ) (ਸ਼ਬਦ) _ਉਚਾਰੋ। _(ਇਹ) ਸੁਦਰਸ਼ਨ ਚਕ 
ਹੈ। ਹੇ _ਕਵੀਓ! ਇਸ ਨੂੰ ਧਾਰਨ _ਕਰ _ਲਵੋ।੬੩। 

(ਪਹਿਲਾਂ) ਕ੍ਰਿਸ਼ਨ, _ਵਿਸ਼ਣੂ ਅਤੇ _ ਵਾਮਨ _ (ਜਿਸਨੁ _ ਅਨੁਜ) ਅਤੇ _ਫਿਰ _ ਆਯੁਧ 
(ਸ਼ਸਤ੍ਰ) ਦਾ (ਨਾਮ) ਉਚਾਰੋ, _(ਤਾਂ) ਸੁਦਰਸ਼ਨ _ਚਕੂ” ਦੇ _ਅਪਾਰਾਂ ਨਾਂ ਬਣਦੇ _ਜਾਣਗੇ।੬੪। 
ਪਹਿਲਾਂ _“ਬਜੂ _ਅਨੁਜ` (ਇੰਦਰ ਦਾ ਛੋਟਾ ਭਰਾ, _ਵਾਮਨ) _ਉਚਰੋ ਅਤੇ ਫਿਰ _'ਸ਼ਸਤ੍ਰ` ਸ਼ਬਦ 
ਦਾ ਬਖਾਨ _ਕਰੋ। (ਇਸ ਤਰ੍ਹਾਂ) “ਸੁਦਰਸ਼ਨ ਚਕ” ਦੇ ਨਾਮ (ਬਣ _ਜਾਣਗੇ)। ਹੇ __ਸਿਆਣਿਓ! 
ਚਿਤ ਵਿਚ _ ਜਾਣ _ ਲਵੋਂ।੬੫। 

ਪਹਿਲਾਂ _“ਬਿਰਹ” (ਮੋਰ _ਦੀ ਪੂਛ _ਦਾ _ਮੁਕਟ _ਧਾਰਨ _ਕਰਨ _ਵਾਲਾ ਕ੍ਰਿਸ਼ਨ) ਪਦ 
ਉਚਾਰ _ਕੇ, ਫਿਰ ਵਿਸ਼ੇਸ਼ _ਸ਼ਸਤ੍ _(ਸ਼ਬਦ) _ਕਹਿ _ਦਿਓ। (ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ 
ਅਨੇਕਾਂ _(ਨਾਮ) _ਬਣਦੇ _ਜਾਣਗੇ।੬੬। ਪਹਿਲਾਂ _ਉਸ _(ਵਿਸ਼ਲੂ) ਦਾ ਨਾਮ _ਉਚਾਰੋ ਜੋ __ਰਿਧੀ- 
ਸਿਧੀ ਦਾ ਘਰ ਹੈ। ਫਿਰ ਸ਼ਸਤ੍ਰ” ਪਦ ਕਹਿ ਦਿੱਤਾ ਜਾਏ, (ਤਾਂ ਇਸ ਤਰ੍ਹਾਂ) (ਸੁਦਰਸ਼ਨ 
ਚਕ੍ਰ) ਦੇ _ਨਾਮ ਹੋ ਜਾਂਦਾ _ਹੈ।੬੭। 


1 (2੧੨ 


੪੧੨ 


ਸੀ _ਦਸਮ-ਗ੍ਰੰਥ _ਸਾਹਿਬ 


ਗਿਰਧਰ ਪ੍ਰਿਥਮ _ਉਚਾਰਿ ਪਦ ਆਯੁਧ _ਬਹੁਰਿ _ਉਚਾਰਿ। 
ਨਾਮ _ਸੁਦਰਸਨ ਚਕ੍ਰ ਕੇ _ਨਿਕਸਤ ਚਲੈ _ਅਪਾਰ। ੬੮। 
ਕਾਲੀ ਨਥੀਆ ਪ੍ਰਿਥਮ _ਕਹਿ _ਸਸਤ੍ _ਸਬਦ ਕਹੁ _ਅੰਤਿ। 
ਨਾਮ _ਸੁਦਰਸਨ _ਚਕੂ ਕੇ _ਨਿਕਸਤ ਜਾਹਿ _ਅਨੰਤ। ੬੯। 


ਕੇਸਿਹਾ ਪ੍ਰਥਮ ਕਹਿ ਫਿਰਿ ਕਹਿ ਸਸਤ੍ _ਬਿਚਾਰਿ। 
ਸੁਦਰਸਨ ਚਕ ਕੇ ਲੀਜਹੁ ਸੁ ਕਬਿ ਸੁ ਧਾਰ। ੭0। 
ਬਕਾਸੁਰ ਸਬਦ ਕਹਿ ਫੁਨਿ ਬਚ ਸਤ _ਉਚਾਰ। 

ਸੁਦਰਸਨ _ਚਕੂ _ਕੇ _ਨਿਕਸਤ ਚਲੈ _ਅਪਾਰ। _੭੧। 


੩ ਕੈ ਡੇ ਤੇ 


ਅਘ _ਨਾਸਨ _ਅਘਹਾ _ਉਚਰਿ _ਪੁਨਿ _ਬਚ _ਸਸਤੁ _ਬਖਾਨ। 
ਨਾਮ _ਸੁਦਰਸਨ ਚਕੂ ਕੇ ਸਭੈ ਚਤੁਰ ਚਿਤਿ _ਜਾਨ। ੭੨। 
ਸ੍ਰੀ ਉਪੇਂਦੂ ਕੇ ਨਾਮ ਕਹਿ ਫੁਨਿ ਪਦ ਸਸਤ੍ਰ _ਬਖਾਨ। 

ਨਾਮ _ਸੁਦਰਸਨ ਚਕੂ ਕੇ ਸਬੈ ਸਮਝ ਸੁਰ ਗਿਆਨ। _੭੩। 


ਕਾਲਯੋਂ ਭਾਲ 
ਦੰਹਰਾ 
ਸਬਥੈ ਸੁਭਟ ਅਉਂ ਸਭ ਸੁਕਬਿ ਯੋ ਸਮਝੋ ਮਨ ਮਾਹਿ। 
ਬਿਸਨੁ ਚਕ ਕੇ ਨਾਮ ਮੈ ਭੇਦ ਕਉਨਹੂੰ _ਨਾਹਿ। ੭੪। 
/ਇਤ ਗੰ ਨਨ ਆਲਾ ਘਰਾਣੇ ਚਕ ਨ# _ਏਤੀਜ /ਨਆ/ਇ _ਗਆਪਤਨ ਸਤ __ਨਭਆ _ਸਤ/>/ 
ਅਥ ਸ੍ਰੀ ਬਾਣ ਕੇ ਨਾਮ 
ਦੰਹਰਾ 
ਬਿਸਿਖ ਬਾਣ ਸਰ _ਧਨੁਜ ਭਨ _ਕਵਚਾਂਤਕ ਕੇ ਨਾਮ। 
ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ _ਕਾਮ। ੭੫। 


ਧਨੁਖ ਸਬਦ ਪ੍ਰਿਥਮੈ _ਉਚਰਿ _ਅਗੂਜ ਬਹੁਰਿ ਉਚਾਰ। 
ਨਾਮ _ਸਿਲੀਮੁਖ ਕੇ ਸਭੈ ਲੀਜਹੁ ਚਤੁਰ ਸੁਧਾਰ। _੭੬। 


ਪਨਚ _ਸਬਦ ਪ੍ਰਿਥਮੈ ਉਚਰਿ _ਅਗੁੂਜ ਬਹੁਰਿ _ਉਚਾਰ। 
ਨਾਮ _ਸਿਲੀਮੁਖ ਕੇ ਸਭੈ ਨਿਕਸਤ ਚਲੈ _ਅਪਾਰ। _੭੭। 
ਨਾਮ _ਉਚਾਰਿ _ਨਿਖੰਗ ਕੇ ਬਾਸੀ" ਬਹੁਰਿ _ਬਖਾਨ। 

ਨਾਮ _ਸਿਲੀਮੁਖ ਕੇ ਸਭੈ ਲੀਜਹੁ ਹ੍ਰਿਦੈ ਪਛਾਨ। _੭੮। 


ਸਸੜ _ ਨਾਮ _ ਮਾਲਾ ੪੧੩ 


ਪਹਿਲਾਂ _“ਗਿਰਧਰ” _(ਗਵਰਧਨ _ ਪਰਬਤ _ ਨੂੰ ਧਾਰਨ _ਕਰਨ _ਵਾਲਾ, _ਕ੍ਰਿਸ਼ਨ) ਸ਼ਬਦ 
ਉਚਾਰ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ। (ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ” 
ਦੇ ਅਪਾਰ _ਨਾਮ _ਬਣਦੇ _ਜਾਣਗੇ।੬੮। ਪਹਿਲਾਂ _'ਕਾਲੀ _ਨਥੀਆ” _(ਕਾਲੀ _ਨਾਗ ਨੂੰ _ਨੌੱਥਣ 
ਵਾਲਾ, ਕ੍ਰਿਸ਼ਨ) ਸ਼ਬਦ ਕਹੋ ਅਤੇ ਅੰਤ ਉਤੇ 'ਸ਼ਸਤ੍ਰ` ਸ਼ਬਦ ਕਹੋ। (ਇਸ ਤਰ੍ਹਾਂ) ਸੁਦਰਸ਼ਨ 
ਚਕ੍ਰ _ਦੇ ਅਨੰਤ _ਨਾਮ _ ਪੈਦਾ _ ਹੁੰਦੇ _ਜਾਣਗੇ।੬੯। 


'ਕੈਸ _ਕੇਸਿਹਾ` (ਕੰਸ ਅਤੇ ਕੇਸੀ ਨੂੰ ਮਾਰਨ ਵਾਲਾ, ਕ੍ਰਿਸ਼ਨ) ਪਹਿਲਾਂ ਕਹਿ _ਦਿਓ 
ਅਤੇ ਫਿਰ 'ਸ਼ਸਤ੍ਰ` (ਸ਼ਬਦ) ਉਚਾਰੋ। (ਇਸ ਤਰ੍ਹਾਂ) ਇਹ _'ਸੁਦਰਸ਼ਨ ਚਕ” ਦੇ _ਨਾਮ _ਹਨ। 
ਕਵੀ ਜਨ (ਵਿਚਾਰ ਕੇ ਮਨ ਵਿਚ) ਧਾਰਨ ਕਰ _ਲੈਣ।੭0। _“ਬਕੀ” (ਇਕ ਦੈਂਤਣ) ਅਤੇ 
“ਬਕਾਸੁਰ” (ਇਕ ਦੈਂਤ) ਸ਼ਬਦ (ਪਹਿਲਾਂ) ਕਹਿ ਕੇ ਫਿਰ 'ਸਤੂ` (ਵੈਰੀ) ਸ਼ਬਦ _ਉਚਾਰੋ। 
(ਇਸ _ ਤਰ੍ਹਾਂ) ਸੁਦਰਸ਼ਨ ਚਕ੍ਰ _ਦੇ _ ਅਪਾਰ _ ਨਾਂ _ ਬਣਦੇ _ ਜਾਣਗੇ।੭੧। 

(ਪਹਿਲਾਂ) ਅਘ _ਨਾਸਨ” (ਅਘ ਦੈਂਤ ਦਾ ਨਾਸਕ) ਅਤੇ “ਅਘ ਹਾ” (ਸ਼ਬਦ) ਉਚਾਰ 
ਕੇ ਫਿਰ 'ਸ਼ਸਤ੍ਰ ਪਦ ਦਾ ਕਥਨ _ਕਰੋ। _(ਇਸ _ਤੜ੍ਹਾਂ ਇਹ) ਸੁਦਰਸ਼ਨ ਚਕ _ਦੇ _ਨਾਮ 
ਬਣਨਗੇ। _ਸਾਰੇ _ਸੋਚਵਾਨ ਮਨ _ਵਿਚ _ਜਾਣ _ਲੈਣ।੭੨। (ਪਹਿਲਾਂ) 'ਸ੍ਰੀ _ਉਪੇਂਦਰ” _(ਵਾਮਨ 
ਅਵਤਾਰ) _ਦਾ ਨਾਮ ਕਹੋ ਅਤੇ ਫਿਰ _'ਸ਼ਸਤ੍` _ਪਦ _ਦਾ ਕਥਨ _ਕਰੋ। _(ਇਹ) ਸੁਦਰਸ਼ਨ 
ਚਕ੍ਰ _ਦਾ _ਨਾਮ ਹੈ, ਸਾਰੇ _ਸਿਆਣੇ ਸਮਝਦੇ _ਹਨ।੭੩। 
ਕਫਾ_ ਨੇ /ਨੈਹਾ # 
ਦੰਹਰਾ 

ਹੇ ਸਾਰੇ _ਸੂਰਮਿਓ ਅਤੇ ਸਾਰੇ _ਸ੍ਰੇਸ਼ਠ _ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ 
(ਕਿ) _ਵਿਸ਼ਣੂ _ਅਤੇ (ਸੁਦਰਸ਼ਨ) ਚਕ _ਦੇ _ਨਾਮ _ਵਿਚ _ਕੋਈ ਭੇਦ _ਨਹੀਂ__ਹੈ।੭੪। 

/ਣੈਥੇਂ ਨੰ ਨ #ਲਾ ਪਰਾਣ' ਦੇ ਝਕਹ ਨ# ਦੇ ਦੁਜੇ ਆਨ%/ਟ ਲੀ ਅਮਧਤੀ ਸਭ ਲਭ _ਹ/੨/ 

ਹੁਣ ਸ੍ਰੀ ਬਾਣ ਦੇ ਨਾਂਵਾਂ ਦਾ ਵਰਣਨ 
ਦੰਹਰਾ 

ਬਿਸਿਖ (ਤੀਰ), _ਬਾਣ, _ਸਰ, _ਧਨੁਜ _(ਧਨੁਸ਼ ਤੋਂ ਪੈਦਾ ਹੋਣ _ਵਾਲਾ, _ਤੀਰ) 
'ਕਵਚਾਂਤਕ” (ਕਵਚ ਨੂੰ ਭੰਨਣ ਵਾਲਾ, ਤੀਰ) ਦੇ ਨਾਮ ਕਹੇ ਜਾਂਦੇ ਹਨ। (ਜੋ) ਸਦਾ 
ਜਿੱਤ ਕਰਦੇ ਹਨ _ ਅਤੇ ਮੇਰੇ _ਸਾਰੇ _ਕੰਮ _ਸੰਵਾਰਦੇ _ਹਨ।੭੫। 

ਪਹਿਲਾਂ _'ਧਨੁਖ” ਸ਼ਬਦ _ਉਚਾਰੋਂ ਅਤੇ ਫਿਰ _'ਅਗੂਜ` (ਧਨੁਸ਼ ਵਿਚੋਂ ਨਿਕਲ ਕੇ ਐਂ 
ਜਾਣ ਵਾਲਾ, _ਤੀਰ) ਸ਼ਬਦ _ਕਹੋ। (ਇਹ) ਸਾਰੇ _ਨਾਮ _'ਸਿਲੀਮੁਖ` (ਤੀਰ) ਦੇ _ਹਨ। ਹੇ 
ਬੁੱਧੀਮਾਨੋ! ਮਨ _ ਵਿਚ _ ਧਾਰਨ _ ਕਰ _ ਲਵੋਂ।੭੬। 

ਪਹਿਲਾਂ _'ਪਨਚ” (ਕਮਾਨ) _ਸ਼ਬਦ _ਉਚਾਰੋ__ਅਤੇ _ਫਿਰ _'ਅਗੂਜ” ਪਦ ਕਹੋ। (ਇਸ 
ਤਰ੍ਹਾਂ ਇਹ) ਸਾਰੇ _ਨਾਮ _'ਸਿਲੀਮੁਖ” (ਤੀਰ) _ਦੇ ਬਣਦੇ _ਜਾਂਦੇ _ਹਨ।੭੭। 

(ਪਹਿਲਾਂ) _'ਨਿਖੰਗ” _(ਭੱਥਾ) ਦਾ ਨਾਮ _ਉਚਾਰ _ਕੇ ਫਿਰ “ਬਾਸੀ” (ਨਿਵਾਸੀ) ਸ਼ਬਦ 
ਦਾ ਕਥਨ _ਕਰੋ। _(ਇਸ ਤਰ੍ਹਾਂ) ਇਹ _ਸਾਰੇ _'ਸਿਲੀਮੁਖ` (ਤੀਰ) ਦੇ _ਨਾਮ _ਹਨ। ਹਿਰਦੇ 
ਵਿਚ _ਪਛਾਣ ਲਵੋ ।੭੮। 


੪੧੪ 


ਸੀ _ਦਸਮ-ਗ੍ਰੰਥ _ਸਾਹਿਬ 


ਸਭ _ਮ੍ਗਿਯਨ ਕੇ ਨਾਮ ਕਹਿ ਹਾ ਪਦ ਬਹੁਰਿ ਉਚਾਰ। 
ਨਾਮ ਸਭੈ ਸ੍ਰੀ ਬਾਨ ਕੇ ਜਾਣੂ ਹ੍ਿਦੈ ਨਿਰਧਾਰ। ੭੯। 
ਸਕਲ ਕਵਚ ਕੇ ਨਾਮ ਕਹਿ ਭੇਦਕ ਬਹੁਰਿ _ਬਖਾਨ। 
ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਪ੍ਰਮਾਨ। ੮0। 


ਨਾਮ ਚਰਮ ਕੇ ਪ੍ਰਿਥਮ ਕਹਿ ਛੇਦਕ ਬਹੁਰਿ _ਬਖਾਨ। 
ਨਾਮ ਸਬੈ ਹੀ ਬਾਨ ਕੇ ਚਤੁਰ ਚਿਤ ਮੈ ਜਾਨੁ। ੮੧। 
ਸੁਭਟ ਨਾਮ _ਉਚਾਰਿ ਕੈ ਹਾ ਪਦ ਬਹੁਰਿ ਸੁਨਾਇ। 
ਨਾਮ _ਸਿਲੀਮੁਖ ਕੇ ਸਬੈ ਲੀਜਹੁ ਚਤੁਰ ਬਨਾਇ। ੮੨। 


ਸਭ _ਪਛਨ ਕੇ ਨਾਮ ਕਹਿ ਪਰ ਪਦ ਬਹੁਰਿ ਬਖਾਨ। 
ਨਾਮ ਸਿਲੀਮੁਖ ਕੇ ਸਬੈ ਚਿਤ ਮੈ _ਚਤੁਰਿ ਪਛਾਨ। ੮੩। 
ਪੰਛੀ ਪਰੀ ਸਪੰਖ ਧਰ ਪਛਿ ਅੰਤਕ ਪੁਨਿ ਭਾਖੁ। 
ਨਾਮ ਸਿਲੀਮੁਖ ਕੇ ਸਭੈ ਜਾਨ ਹਿਰਦੈ ਮੈ ਰਾਖੁ। ੮੪। 


ਸਭ ਅਕਾਸ ਕੇ ਨਾਮ ਕਹਿ ਚਰ ਪਦ ਬਹੁਰਿ ਥਖਾਨ। 
ਨਾਮ _ਸਿਲੀਮੁਖ ਕੇ ਸਭੈ ਲੀਜੈ ਚਤੁਰ _ਪਛਾਨ। ੮੫। 
ਖੰ ਅਕਾਸ ਨਭਿ ਗਗਨ ਕਹਿ ਚਰ ਪਦ ਬਹੁਰਿ ਉਚਾਰੁ। 
ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਸੁ _ਧਾਰ। ੮੬। 
ਅਸਮਾਨ _ਸਿਪਿਹਰ ਸੁ _ਦਿਵ _ਗਰਦੂੰ ਬਹੁਰਿ _ਬਖਾਨੁ। 
ਪੁਨਿ ਚਰ ਸਬਦ ਬਖਾਨੀਐ ਨਾਮ _ਬਾਨ ਕੇ _ਜਾਨ। ੮੭। 
ਪ੍ਰਿਥਮ ਨਾਮ ਕਹਿ ਚੰਦੂ ਕੇ ਧਰ ਪਦ ਬਹੁਰੋਂ ਦੇਹੁ। 
ਪੁਨਿ ਚਰ ਸਬਦ ਉਚਾਰੀਐ ਨਾਮ _ਬਾਨ _ਲਖਿ ਲੇਹੁ। ੮੮। 


ਗੋ ਮਰੀਚ ਕਿਰਨ ਛਟਾਧਰ ਧਰ ਕਹਿ ਮਨ ਮਾਹਿ। 

ਚਰ ਪਦ ਬਹੁਰਿ ਬਖਾਨੀਐ ਨਾਮ ਬਾਨ ਹੁਇ ਜਾਹਿ। ੮੯। 
ਰਜਨੀਸਰ _ਦਿਨਹਾ ਉਚਰਿ ਧਰ ਧਰ ਪਦ ਕਹਿ ਅੰਤਿ। 

ਨਾਮ ਸਕਲ ਸ੍ਰੀ ਬਾਨ ਕੇ _ਨਿਕਰਤ ਜਾਹਿ _ਅਨੰਤ। ੯0। 


ਰਾਤ੍ਰਿ ਨਿਸਾ ਦਿਨ _ਘਾਤਨੀ ਚਰ ਧਰ _ਸਬਦ _ਬਖਾਨ। 
ਨਾਮ ਸਕਲ ਸ੍ਰੀ ਬਾਨ ਕੇ _ਕਰੀਅਹੁ ਚਤੁਰ ਬਖਿਆਨ। _੯੧। 
ਸਸਿ ਉਪਰਾਜਨਿ ਰਵਿ ਹਰਨਿ ਚਰ ਕੋ ਲੈ ਕੈ ਨਾਮ। 
ਧਰ ਕਹਿ ਨਾਮ ਏ ਬਾਨ ਕੇ ਜਪੋ ਆਠਹੂੰ ਜਾਮ। ੯੨। 


ਰੈਨ ਅੰਧਪਤਿ ਮਹਾ _ਨਿਸਿ _ਨਿਸਿ ਈਸਰ _ਨਿਸਿ _ਰਾਜ। 
ਚੰਦੂ ਬਾਨ ਚੰਦੂਹਿ ਧਰ੍ਯੋ ਚਿਤਰਨ ਕੇ ਬਧ _ਕਾਜ। ੯੩। 


ਸਸੜ ਨਾਮ ਮਾਲਾ ੪੧੫ 


ਸਾਰਿਆਂ 'ਮ੍ਰਿਗਜਨ” (ਪਸ਼ੂਆਂ) ਦੇ ਨਾਮ ਕਹਿ ਕੇ ਫਿਰ “ਹਾ” ਪਦ ਉਚਾਰੋ। (ਇਹ) 
ਸਾਰੇ _ਨਾਮ _ਬਾਣ _ਦੇ ਹਨ, ਹਿਰਦੇ ਵਿਚ ਨਿਸ਼ਚਿਤ _ਕਰ _ਲਵੋ।੭੯। _'ਕਵਚ” ਦੇ ਸਾਰੇ 
ਨਾਮ ਲੈ ਕੇ ਫਿਰ 'ਭੇਦਕ” (ਵਿੰਨ੍ਹਣ ਵਾਲਾ) ਸ਼ਬਦ ਕਹੋ। ਇਸ ਤਰ੍ਹਾਂ ਇਹ ਸਾਰੇ ਸ੍ਰੀ ਬਾਣ 
ਦੇ ਨਾਮ ਬਣਦੇ ਜਾਣਗੇ।੮0। 

ਪਹਿਲਾਂ _'ਚਰਮ” (ਢਾਲ) ਦੇ ਨਾਮ ਕਹੋ _ਅਤੇ ਫਿਰ _'ਛੇਦਕ” _(ਛੇਦ ਕਰਨ 
ਸ਼ਬਦ ਕਥਨ _ਕਰੋ। _(ਇਹ) ਸਾਰੇ _ਨਾਮ _ਬਾਣ ਦੇ _ਹਨ। ਸਿਆਣੇ ਲੋਗਾਂ ਨੂੰ ਚਿਤ ਵਿਚ 
ਸਮਝ _ ਲੈਣਾ ਚਾਹੀਦਾ _ਹੈ।੮੧। _ਪਹਿਲਾਂ _'ਸੁਭਟ” (ਸੂਰਮਾ) _ਨਾਮ _ਉਚਾਰ _ਕੇ _ਫਿਰ 
ਪਦ ਸੁਣਾ _ਦਿਓ। (ਇਹ) ਸਾਰੇ ਨਾਮ _'ਸਿਲੀਮੁਖ” (ਤੀਰ) ਦੇ ਹਨ, ਬੁੱਧੀਮਾਨ ਲੋਗ ਬਣਾ 
ਲੰਣ।੮੨। 

ਸਾਰਿਆਂ ਪੰਛੀਆਂ ਦੇ ਨਾਮ ਕਹਿ ਕੇ ਫਿਰ 'ਪਰ? (ਵੈਰੀ) ਪਦ ਕਹਿ _ਦੇਓ। (ਇਹ) 
ਸਾਰੇ ਨਾਮ _'ਸਿਲੀਮੁਖ` ਤੀਰ _ਦੇ ਹਨ, ਚਤੁਰ ਪੁਰਸ਼ ਚਿਤ _ਵਿਚ ਪਛਾਣ _ਲੈਣ।੮੩। ਪੰਛੀ, 
ਪਰੀ (ਖੰਭਾਂ _ਵਾਲਾ), _ਸਪੰਖ _(ਖੰਭਾਂ ਸਹਿਤ), _ਪਛਿਧਰ _(ਖੰਭ _ਧਾਰਨ ਕਰਨ ਵਾਲਾ) (ਕਹਿ 
ਕੇ) ਫਿਰ _'ਅੰਤਕ” (ਅੰਤ ਕਰਨ _ਵਾਲਾ) ਸ਼ਬਦ _ਕਹੋ। _(ਇਹ) ਸਾਰੇ _ਨਾਮ _'ਸਿਲੀਮੁਖ” 
(ਤੀਰ) ਦੇ ਜਾਣ ਕੇ ਚਿਤ ਵਿਚ ਰਖੋ।੮੪। 

ਆਕਾਸ਼ ਦੇ ਸਾਰੇ ਨਾਮ ਕਹਿ ਕੇ ਫਿਰ 'ਚਰ” (ਵਿਚਰਨ ਵਾਲਾ) ਪਦ ਕਹਿ _ਦਿਓ। 
(ਇਹ) ਸਾਰੇ _ਨਾਮ _'ਸਿਲੀਮੁਖ` (ਤੀਰ) ਦੇ _ਹਨ। ਹੇ ਚਤੁਰ _ਪੁਰਸ਼ੋ ! ਪਛਾਣ _ਲਵੋ।੮੫। 
ਖੰ, ਅਕਾਸ਼, _ਨਭ _ ਅਤੇ ਗਗਨ _ (ਸ਼ਬਦ) _ਕਹਿ ਕੇ ਫਿਰ _'ਚਰ” (ਚਲਣ ਵਾਲਾ) ਸ਼ਬਦ 
ਉਚਾਰੋ। (ਇਹ) ਸਾਰੇ ਨਾਮ _ਬਾਣ ਦੇ ਹਨ। ਹੇ ਚਤੁਰ ਪੁਰਸ਼ੋ! ਚਿਤ ਵਿਚ _ਧਾਰ _ਲਵੋ।੮੬। 

ਆਸਮਾਨ, _ਸਿਪਿਹਰ, _ਦਿਵ ਅਤੇ ਫਿਰ _ਗਰਦੂੰ (ਘੁੰਮਣ _ਵਾਲਾ ਆਸਮਾਨ) (ਸ਼ਬਦ) 
ਕਹੋ। ਫਿਰ “ਚਰ” ਸ਼ਬਦ ਕਹੋ, (ਇਹ ਸਭ) ਬਾਣ ਦੇ ਨਾਂ ਹਨ।੮੭। ਪਹਿਲਾਂ ਚੰਦੂਮਾ ਦੇ 
ਨਾਮ _ਕਹੋ, _ਫਿਰ _'ਧਰ” (ਧਾਰਨ ਕਰਨ _ਵਾਲਾ) ਸ਼ਬਦ _ਜੋੜੋ। _ਇਸ ਪਿਛੋਂ “ਚਰ” ਸ਼ਬਦ 
ਉਚਾਰੋਂ। _(ਇਨ੍ਹਾਂ ਨੂੰ) _ਬਾਣ ਦੇ ਨਾਮ _ਵਜੋਂ ਜਾਣ _ਲਵੋ।੮੮। 

ਗੋ, _ਮਰੀਚ, _ਕਿਰਨ, _ਛਟਾਧਰ _ (ਰੌਸ਼ਨੀ ਨੂੰ _ਧਾਰਨ ਕਰਨ _ਵਾਲਾ _ਚੰਦੂਮਾ) (ਫਿਰ) 
ਮਨ ਵਿਚ _'ਧਰ” ਸ਼ਬਦ _ਕਹੋ। ਫਿਰ “ਚਰ” ਸ਼ਬਦ ਕਹੋਂ। (ਇਸ ਤਰ੍ਹਾਂ ਇਹ) ਬਾਣ ਦੇ ਨਾਮ 
ਹੋ _ਜਾਣਗੇ।੮੯। _ (ਪਹਿਲਾਂ) _ “ਰਜਨੀਸਰ” _ (ਚੰਦੂਮਾ), _'ਦਿਨਹਾ” _ (ਦਿਨ _ ਨੂੰ ਖ਼ਤਮ _ ਕਰਨ 
ਵਾਲਾ) (ਸ਼ਬਦ) ਕਹਿ ਦਿਓ, ਮਗਰੋਂ (ਦੋ ਵਾਰ) “ਧਰ ਧਰ” ਪਦ ਕਹੋ। _(ਇਸ ਤਰ੍ਹਾਂ) ਤੀਰ 
ਦੇ ਬਹੁਤ ਸਾਰੇ _ਨਾਮ _ਬਣ _ ਸਕਦੇ _ਹਨ।੯0। 

ਰਾਤ੍ਰਿ, ਨਿਸਾ, ਦਿਨ ਘਾਤਨੀ, ਕਹਿ ਕੇ ਫਿਰ “ਚਰ” ਅਤੇ “ਧਰ” ਪਦ ਕਹੋ। (ਇਹ) 
ਸਾਰੇ ਬਾਣ ਦੇ ਨਾਮ _ਹਨ। ਹੇ ਚਤੁਰ ਪੁਰਸ਼ੋ! ਇਹ ਬਖਾਨ _ਕਰੋ।੯੧। “ਸਸਿ _ਉਪਾਰਜਨਿ” 
(ਚੰਦ੍ਰਮਾ ਨੂੰ ਪੈਦਾ _ਕਰਨ _ਵਾਲੀ) _ਅਤੇ _'ਰਵੀ _ਹਰਨਿ” (ਸੂਰਜ _ਦਾ ਨਾਸ਼ _ਕਰਨ _ਵਾਲੀ) 
(ਇਹ ਸ਼ਬਦ ਪਹਿਲਾ ਕਹੋਂ, ਫਿਰ) “ਚਰ” ਸ਼ਬਦ _ਵਰਤੋ। (ਫਿਰ) “ਧਰ” ਕਹਿ ਦਿਓ। ਇਹ 
ਬਾਣ ਦੇ ਨਾਮ _ਹਨ। (ਜਿਸ ਨੂੰ ਮੈਂ) ਅਠੇ ਪਹਿਰ ਯਾਦ ਕਰਦਾ ਹਾਂ।੯੨। 

ਜਾਏਗਾ 


ਰੇ 


ਦਿੱਤਾ ਜਾਵੇ, (ਤਾਂ ਇਨ੍ਹਾਂ _ਨਾਲ _ਬਾਣ _ਸ਼ਬਦ _ਜੋੜਨ ਨਾਲ) _'ਚੰਦੂ ਬਾਨ” ਬਣ 
ਚਿਤਰਿਆਂ ਦੇ ਮਾਰਨ _ਲਈ।੯੩। 


੪੧੬ 


ਸੀ _ਦਸਮ-ਗ੍ਰੰਥ _ਸਾਹਿਬ 


ਸਭ _ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰਿ ਉਚਾਰ। 
ਪੁਨਿ ਧਰ ਕਹੁ ਸਭ ਬਾਨ ਕੇ ਜਾਨੁ ਨਾਮ ਨਿਰਧਾਰ। ੯੪। 
ਸਭ ਸਮੁੰਦਰ ਕੇ ਨਾਮ ਲੈ ਅੰਤਿ ਸਬਦ ਸੁਤ ਦੇਹੁ। 

ਪੁਨਿ ਧਰ ਸਬਦ ਉਚਾਰੀਐ ਨਾਮ _ਬਾਨ _ਲਖਿ _ਲੇਹੁ। ੯੫। 
ਜਲਪਤਿ _ਜਲਾਲੈ” ਨਦੀ ਪਤਿ ਕਹਿ ਸੁਤ ਪਦ ਕੋ ਦੇਹੁ। 
ਪੁਨਿ ਧਰ ਸਬਦ ਬਖਾਨੀਐ ਨਾਮ _ਬਾਨ _ਲਖਿ ਲੇਹੁ। ੯੬। 
ਨੀਰਾਲੈ ਸਰਤਾਧਿਪਤਿ ਕਹਿ ਸੁਤ ਪਦ ਕੋ ਦੇਹੁ। 

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ _ਲਖਿ ਲੇਹੁ। ੯੭। 


ਸਭੈ ਝਖਨ ਕੇ ਨਾਮ ਲੈ ਬ਼ਿਰੀਆ ਕਹਿ ਲੇ ਏਕ। 
ਸੁਤ ਧਰ ਕਹੁ ਸਭ ਨਾਮ ਸਰ ਨਿਕਸਤ ਜਾਹਿ ਅਨੇਕ। ੯੮। 
ਸਭ _ਜਲ ਜੀਵਨਿ ਨਾਮ ਲੈ _ਆਸ੍ਰੈ ਬਹੁਰਿ _ਬਖਾਨ। 
ਸੁਤ ਧਰ ਬਹੁਰਿ ਬਖਾਨੀਐ ਨਾਮ _ਬਾਨ ਸਭ _ਜਾਨ। ੯੯। 


ਧਰੀ ਨਗਨ ਕੇ ਨਾਮ ਕਹਿ ਧਰ ਸੁਤ ਪੁਨਿ ਪਦ ਦੇਹੁ। 
ਪੁਨਿ ਧਰ ਸਬਦ ਬਖਾਨੀਐ ਨਾਮ _ਬਾਨ _ਲਖਿ ਲੇਹੁ। _੧00। 
ਬਾਸਵ ਕਹਿ ਅਰਿ ਉਚਰੀਐ ਧਰ ਸੁਤ ਧਰ ਪੁਨਿ ਭਾਖੁ। 
ਨਾਮ ਸਕਲ ਸੀ ਬਾਨ ਕੇ ਜਾਨ ਜੀਅ ਮੈ ਰਾਖੁ। ੧0੧। 
ਪੁਹਪ _ਧਨੁਖ ਕੇ ਨਾਮ _ਕਹਿ ਆਯੁਧ ਬਹੁਰਿ ਉਚਾਰ। 
ਨਾਮ ਸਕਲ ਸੀ ਬਾਨ ਕੇ ਨਿਕਸਤ ਚਲੈ _ਅਪਾਰ। _੧0੨। 
ਸਕਲ ਮੀਨ ਕੇ ਨਾਮ ਕਹਿ ਕੇਤੁਵਾਯੁਧ “ ਕਹਿ _ਅੰਤ। 
ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਹਿ _ਅਨੰਤ। _੧0੩। 
ਪੁਹਪ ਆਦਿ ਕਹਿ ਧਨੁਖ ਕਹਿ ਧਰ ਆਯੁਧਹਿ _ਬਖਾਨ। 
ਨਾਮ _ਸਕਲ ਸੀ ਬਾਨ ਕੇ ਨਿਕਸਤ ਜਾਤ _ਅਪ੍ਰਮਾਨ।੧08੪। 
ਆਦਿ ਭੂਮਰ ਕਹਿ ਪਨਚ ਕਹਿ ਧਰ ਧਰ ਸਬਦ _ਬਖਾਨ। 
ਨਾਮ ਸਕਲ ਸ੍ਰੀ ਬਾਨ ਕੇ ਜਾਨਹੁ _ਗੁਨਨ _ਨਿਧਾਨ। _੧0੫। 


ਸਭ _ਭਲਕਨ ਕੇ ਨਾਮ ਕਹਿ ਆਦਿ ਅੰਤਿ ਧਰ ਦੇਹੁ। 

ਨਾਮ ਸਕਲ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ। ੧0੬। 
ਸਰਨਾ 

ਜਿਹ ਧਰ ਪ੍ਰਿਥਮ ਬਖਾਨ ਤਿਹ ਸੁਤ ਬਹੁਰਿ _ਬਖਾਨੀਐ। 

ਸਰ_ਕੇ ਨਾਮ ਅਪਾਰ ਚਤੁਰ ਚਿਤ ਮੈ ਜਾਨੀਐ। _੧0੭। 


ਸਸੜ _ ਨਾਮ _ ਮਾਲਾ ੪੧੭ 


ਕਰੋ। 

ਸ਼ਬਦ _ਕਹੋ। _(ਇਸ ਤਰ੍ਹਾਂ ਇਹ) ਸਾਰੇ _ਬਾਣ ਦੇ ਨਾਮ ਹੋ ਜਾਣਗੇ। _ਇਹ ਨਿਸ਼ਚੈ _ਕਰ 
ਲਵੋ।੯੪। ਸਾਰੇ ਸਮੁੰਦਰਾਂ ਦੇ ਨਾਮ ਲੈ ਕੇ ਫਿਰ ਅੰਤ ਤੇ ਸੁਤ” ਸ਼ਬਦ ਕਹਿ ਦਿਓ। ਫਿਰ 
“ਧਰ” ਸ਼ਬਦ _ਨੂੰ _ਉਚਾਰੋ। _(ਤਾਂ) ਬਾਣ ਦਾ ਨਾਮ ਜਾਣ _ਲਵੋ।੯੫। 

(ਪਹਿਲਾਂ) _'ਜਲਪਤਿ”, _'ਜਲਾਲੈ” (ਜਲ _ਦੇ _ਆਲਯ), _'ਨਦੀ ਪਤਿ” (ਸ਼ਬਦ) _ਕਹਿ 
ਕੇ ਫਿਰ 'ਸੁਤ” ਪਦ ਜੋੜੋ। ਫਿਰ “ਧਰ” ਸ਼ਬਦ ਕਿਹਾ _ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ 
ਸਮਝ ਲਿਆ _ ਜਾਏ।੯੬। (ਪਹਿਲਾਂ) _'“ਨੀਰਾਲੈ” _“ਸਰਤਾਧਿਪਤਿ” (ਸ਼ਬਦ) ਕਹਿ ਕੇ ਫਿਰ 
'ਸੁਤ” ਪਦ ਨੂੰ ਜੋੜੋ। ਫਿਰ “ਧਰ” ਪਦ ਆਖਿਆ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ 
ਲਵੇਂ।੯੭। 

'ਝਖਨ” _(ਮੌਛੀਆਂ) ਦੇ ਸਾਰੇ ਨਾਮ ਲੈ ਕੇ ਫਿਰ ਇਕ ਵਾਰ “ਬਿਰੀਆ” (ਸੁਖ ਦੇਣ 
ਵਾਲਾ) ਕਹਿ _ਦਿਓ। ਫਿਰ _'ਸੁਤ` ਅਤੇ “ਧਰ” ਪਦ ਜੋੜੋ। (ਇਸ ਤੋਂ) ਬਾਣ ਦੇ ਅਨੇਕਾਂ 
ਨਾਮ _ਬਣ _ ਜਾਣਗੇ।੯੮। ਸਾਰੇ _ਜਲ-ਜੀਵਾਂ ਦੇ ਨਾਮ ਲੈ ਕੇ ਫਿਰ ਆਸ (ਓਟ) ਪਦ 
ਕਹੋ। ਫਿਰ _'ਸੁਤ” ਅਤੇ _'ਧਰ” _ਦਾ ਕਥਨ _ਕਰੀਏ (ਤਾਂ) ਸਭ ਬਾਣ _ਦੇ ਨਾਮ _ਸਮਝ 
ਲਵੇਂ।੯੯। 

“ਧਰੀ” (ਧਾਰਾਂ ਵਾਲਾ ਪਰਬਤ) ਅਤੇ “ਨਗ” ਨਾਮ ਕਹਿ ਕੇ “ਧਰ” ਅਤੇ 'ਸੁਤ” ਪਦ 
ਕਹਿ _ਦਿਓ। ਫਿਰ _'ਧਰ” ਪਦ _ਆਖੋ। (ਇਨ੍ਹਾਂ _ਸਾਰਿਆਂ ਨੂੰ) ਬਾਣ ਦਾ ਨਾਮ ਜਾਣ 
ਲਵੋ।੧00। _“ਬਾਸਵ” (ਇੰਦਰ) ਦਾ ਵੈਰੀ ਕਹਿ ਕੇ ਫਿਰ “ਧਰ ਸੁਤ ਧਰ” ਦਾ ਕਥਨ ਕਰੋਂ 
(ਤਾਂ ਇਹ ਸਾਰੇ) ਬਾਣ ਦੇ ਨਾਮ ਹੋ ਜਾਣਗੇ। ਇਹ _ਗੌਲ ਦਿਲ ਵਿਚ ਸਮਝ _ਲਵੋ।੧0੧। 


“ਪੁਹਪ ਧਨੁਖ” (ਫੁਲਾਂ ਦੀ ਧਨੁਸ਼ ਵਾਲਾ ਕਾਮਦੇਵ) ਦੇ ਨਾਮ ਕਹਿ ਕੇ ਫਿਰ 'ਆਯੂਧ” 
(ਸ਼ਸਤ੍ਰ) ਪਦ _ਦਾ _ਉਚਾਰਨ _ਕਰੋ। _(ਇਸ ਤਰ੍ਹਾਂ) _ਬਾਣ _ਦੇ ਬਹੁਤ ਸਾਰੇ _ਨਾਮ _ਬਣਦੇ 
ਜਾਣਗੇ।੧0੨। ਮੀਨ” (ਮੱਛੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਵਿਚ 'ਕੇਤੁਵਾਯੂਧ” 
ਪਦ _ ਕਹਿਣ ਨਾਲ, _ਬਾਣ _ਦੇ ਅਨੰਤ _ ਨਾਮ _ ਬਣ _ ਜਾਣਗੇ।੧0੩। 


ਕਿਰਨ ਦੇ ਸਾਰੇ ਨਾਮ ਕਹਿ ਕੇ ਫਿਰ 'ਧਰ” ਪਦ ਦਾ ਉਚਾਰਨ ਕਰੋ। ਫਿਰ _'ਧਰ? 


ਪਹਿਲਾਂ 'ਪੁਹਪ” (ਫੁਲ) ਫਿਰ 'ਧਨੁਖ” ਕਹਿ ਕੇ ਮਗਰੋ' “ਧਰ” ਅਤੇ “ਆਯੁਧ” (ਸ਼ਸਤ੍) 
ਸ਼ਬਦ _ਕਥਨ _ਕਰੋ। _(ਇਹ) ਸਾਰੇ _ਬਾਣ _ਦੇ _ਨਾਮ ਬਣਦੇ _ਜਾਣਗੇ।੧0੪। ਪਹਿਲਾਂ _'ਭੂਮਰ” 
(ਭੌਰਾ), ਫਿਰ _'ਪਨਚ” _(ਚਿਲਾ) ਕਹਿ ਕੇ, ਮਗਰੋਂ ਦੋ ਵਾਰ “ਧਰ” ਪਦ ਦਾ ਬਖਾਨ ਕਰੋ। 
(ਇਹ) ਸਾਰੇ _ਨਾਮ _ਬਾਣ _ਦੇ ਹਨ, _ਗੁਣਵਾਨ _ਪੁਰਸ਼ੋ _ਜਾਣ _ ਲਵੋਂ।੧0੫। 

ਪਹਿਲਾਂ “ਭਲਕ? (ਤੀਰ ਦੀ ਮੁਖੀ) ਦੇ ਸਾਰੇ ਨਾਮ _ਕਹਿ ਕੇ (ਫਿਰ) ਅੰਤ ਉਤੇ 
“ਧਰ” (ਪਦ) _ਰਖ _ਦਿਓ। (ਇਸ ਤਰ੍ਹਾਂ ਇਹ) ਸਾਰੇ _ਬਾਣ ਦੇ ਨਾਮ (ਬਣ ਜਾਂਦੇ _ਹਨ)। 
ਹੇ ਚਤੁਰ _ਵਿਅਕਤੀਓ! (ਇਹ _ ਤੱਥ) _ਹਿਰਦੇ ਵਿਚ _ ਜਾਣ _ਲਵੋ।੧0੬। 
ਨੱਰਠਾ 

ਪਹਿਲਾਂ “ਜਿਹ ਧਰ” (ਚਿਲੇ ਨੂੰ ਧਾਰਨ ਕਰਨ ਵਾਲਾ ਧਨੁਸ਼) ਪਦ ਕਹੋ, ਫਿਰ ਉਸ 
ਦਾ 'ਸੁਤ” ਸ਼ਬਦ _ਕਥਨ _ਕਰੋ। (ਇਹ) ਸਾਰੇ ਅਪਾਰ ਨਾਮ _ਬਾਣ ਦੇ _ਹਨ। ਹੇ ਚਤੁਰੋ ! 
ਮਨ ਵਿਚ ਜਾਣ ਲਵੋ ।੧0੭। 


੪੧੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਬਿਸ ਕੇ ਨਾਮ ਉਚਰਿ ਕੈ ਖ ਪਦ ਬਹੁਰਿ ਬਖਾਨ। 
ਨਾਮ ਸਕਲ ਹੀ ਬਾਣ ਕੇ ਲੀਜੋ ਚਤੁਰ _ਪਛਾਨ। _੧0੮। 
ਬ ਪਦ ਪ੍ਰਿਥਮ ਬਖਾਨਿ ਕੈ ਪੁਨਿ ਨਕਾਰ ਪਦ ਦੇਹੁ। 
ਨਾਮ ਸਕਲ ਸ੍ਰੀ ਬਾਨ ਕੇ ਜਾਨ ਚਤੁਰ ਚਿਤਿ ਲੇਹੁ। ੧0੯। 


ਕਾਨੀ ਨਾਮ _ਬਖਾਨਿ ਕੈ ਧਰ ਪਦ ਬਹੁਰਿ _ਬਖਾਨ। 
ਹਿਰਦੈ ਸਮਝੋਂ ਚਤੁਰ ਤੁਮ ਸਕਲ ਨਾਮ _ਏ _ਬਾਨ। _੧੧0। 
ਫੋਕ ਸਬਦ ਪ੍ਰਿਥਮੈ ਉਚਰਿ ਧਰ ਪਦ ਬਹੁਰੌ ਦੇਹੁ। 
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਹਿਰਦੈ ਲਖਿ ਲੇਹੁ। ੧੧੧। 
ਪਸੁਪਤਿ ਪੁਥਮ _ਬਖਾਨਿ ਕੈ ਅਸੂ ਸਬਦ ਪੁਨਿ ਦੇਹੁ। 
ਨਾਮ ਸਕਲ ਸ੍ਰੀ ਬਾਨ ਕੇ ਚਿਤਿ ਚਤੁਰ ਲਖਿ ਲੇਹੁ। ੧੧੨। 
ਸਹਸ ਨਾਮ ਸਿਵ ਕੇ ਉਚਰਿ ਅਸੁ ਸਬਦ ਪੁਨਿ ਦੇਹੁ। 
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚੀਨ ਚਿਤਿ ਲੇਹੁ। ੧੧੩। 


ਪ੍ਰਿਥਮ ਕਰਨ ਕੇ ਨਾਮ ਕਹਿ ਪੁਨਿ ਅਰਿ ਸਬਦ _ਬਖਾਨ। 
ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ _ਪਛਾਨ। _੧੧੪। 
ਭਾਨਜਾਂਤ _ਕਰਨਾਂਤ _ਕਰਿ ਐਸੀ _ਭਾਤਿ _ਬਖਾਨ। 

ਨਾਮ ਸਕਲ ਸ੍ਰੀ ਬਾਨ ਕੇ ਚਤੁਰ _ਲੀਜੀਅਹ ਜਾਨ। _੧੧੫। 


ਸਭ ਅਰਜੁਨ ਕੇ ਨਾਮ ਕਹਿ ਆਯੁਧ ਸਬਦ _ਬਖਾਨ। 
ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ _ਪਛਾਨ। _੧੧੬। 
ਜਿਸਨ _ਧਨੰਜੈ ਕ੍ਰਿਸਨ ਭਨਿ ਸ੍ਹੇਤਵਾਹ ਲੈ _ਨਾਇ। 
ਆਯੁਧ ਬਹੁਰਿ _ਬਖਾਨੀਅਹੁ ਸਬੈ _ਬਾਨ ਹੁਇ ਜਾਇ। _੧੧੭। 


ਅਰਜੁਨ _ਪਾਰਥ _ਕੇਸਗੁੜ ਸਾਚੀ ਸਬਯ _ਬਖਾਨ। 
ਆਯੁਧ _ਬਹੁਰਿ ਬਖਾਨੀਐ ਨਾਮ _ਬਾਨ ਕੇ _ਜਾਨ। _੧੧੮। 
ਬਿਜੈ _ਕਪੀਧੁਜ ਜੈਦੂਥਰਿ ਸੂਰਜ _ਜਾਰਿ ਫੁਨਿ _ਭਾਖੁ। 
ਆਯੂਧ ਬਹੁਰਿ ਬਖਾਨੀਐ ਨਾਮ _ਬਾਨ _ਲਖਿ _ਰਾਖੁ। _੧੧੯। 


ਤਿਮਰਰਿ ਬਲ ਬ੍ਰਤ _ਨਿਸਚ ਹਾ ਕਹਿ ਸੁਤ ਬਹੁਰਿ ਉਚਾਰ। 
ਆਯੁਧ _ਉਚਰਿ ਸ੍ਰੀ ਬਾਨ ਕੇ ਨਿਕਸਹਿ ਨਾਮ _ਅਪਾਰ। _੧੨0। 
ਸਹਸੁ _ਬਿਸਨ ਕੇ ਨਾਮ ਲੈ ਅਨੁਜ ਸਬਦ ਕੌ_ਦੇਹੁ। 

ਤਨੁਜ ਉਚਰਿ _ਪੁਨਿ ਸਸਤ੍ਹ ਕਹਿ ਨਾਮੁ ਬਾਨੁ _ਲਖਿ ਲੇਹੁ। ੧੨੧। 


ਸਸੜ _ ਨਾਮ _ ਮਾਲਾ ੪੧੯ 


ਦੰਹਾਰਾ 

“ਬਿਸ” (ਵਿਸ਼, ਜ਼ਹਿਰ) ਦੇ (ਸਾਰੇ) ਨਾਮ ਉਚਾਰ ਕੇ, ਮਗਰੋਂ “ਖ” ਔਖਰ ਕਥਨ ਕਰੋ। 
(ਇਹ) ਸਾਰੇ _ਨਾਮ _ਬਾਣ _ਦੇ _ਹਨ। _ਵਿਦਵਾਨੋ! ਵਿਚਾਰ _ਲਵੋ।੧0੮। ਪਹਿਲਾਂ _“ਬ” ਪਦ 
ਉਚਾਰੋ, _ਫਿਰ _'ਨ” ਪਦ ਜੋੜ _ਦਿਓ। (ਇਹ) ਸਾਰੇ _ਬਾਣ ਦੇ ਨਾਮ _ਹਨ। _ਚਤੁਰੋ! ਚਿਤ 
ਵਿਚ ਜਾਣ ਲਵੋ।੧0੯। 

(ਪਹਿਲਾਂ) “ਕਾਨੀ” ਨਾਮ _ਕਥਨ ਕਰੋਂ, ਫਿਰ “ਧਰ” ਪਦ ਦਾ ਬਖਾਨ _ਕਰ _ਦਿਓ। 
ਹੇ ਚਤੁਰ _(ਵਿਅਕਤੀਓ!) (ਇਸ ਨੂੰ) _ਬਾਣ _ਦਾ _ਨਾਮ ਹਿਰਦੇ ਵਿਚ _ਸਮਝ _ਲਵੋ।੧੧0। 
ਪਹਿਲਾਂ 'ਫੋਕ? ਸ਼ਬਦ ਦਾ ਉਚਾਰ ਕਰੋ, ਫਿਰ “ਧਰ” ਪਦ ਜੋੜ _ਦਿਓ। (ਇਹ) ਸਾਰੇ ਬਾਣ 
ਦੇ ਨਾਮ _ਹਨ। ਸਮਝਦਾਰ _ (ਵਿਅਕਤੀਓ!) ਹਿਰਦੇ ਵਿਚ _ ਧਾਰਨ _ ਕਰ _ ਲਵੋ।੧੧੧। 

ਪਹਿਲਾਂ _'ਪਸੁਪਤਿ” (ਸ਼ਿਵ ਜੀ) (ਸ਼ਬਦ) ਦਾ ਬਖਾਨ _ਕਰ ਕੇ, ਫਿਰ 'ਅਸੁ 
(ਵਗਾਇਆ ਹੋਇਆ) ਸ਼ਬਦ ਜੋੜ _ਦਿਓ। (ਇਹ) ਨਾਮ ਬਾਣ _ਦਾ ਹੈ। ਵਿਦਵਾਨੋ! ਮਨ 
ਵਿਚ ਸਮਝ _ਲਵੋ।੧੧੨। ਸ਼ਿਵ ਦੇ ਹਜ਼ਾਰਾਂ _ ਨਾਂਵਾਂ, ਨੂੰ ਉਚਾਰ ਕੇ ਫਿਰ ਅਸੂ” ਸ਼ਬਦ ਜੋੜ 
ਦਿਓ। (ਇਹ) ਸਾਰੇ _ਨਾਮ _ਬਾਣ _ਦੇ _ਹਨ। _ਚਤੁਰੋ! _ਮਨ _ ਵਿਚ _ ਵਿਚਾਰ _ ਲਵੋ।੧੧੩। 

ਪਹਿਲਾਂ “ਕਰਨ” (ਸੂਰਜ ਦੁਆਰਾ ਕੁੰਤੀ ਦੀ ਕੁੱਖੋਂ ਪੈਂਦਾ ਹੋਇਆ ਮਹਾਭਾਰਤ _ਦਾ 
ਪ੍ਰਸਿੱਧ ਸੂਰਮਾ) ਦੇ ਨਾਮ ਕਹਿ ਕੇ, ਫਿਰ 'ਅਰਿ” (ਵੈਰੀ) ਸ਼ਬਦ ਕਥਨ ਕਰੋ। (ਇਹ) ਸਾਰੇ 
ਨਾਮ _ਬਾਣ _ਦੇ _ਹਨ। _ਸਿਆਣਿਓ _! ਵਿਚਾਰ _ਲਵੋ।੧੧੪। _ (ਪਹਿਲਾਂ) _'ਭਾਨਜਾਂਤ` _ (ਸੂਰਜ 
ਦੇ ਪੁੱਤਰ ਦਾ ਅੰਤ) 'ਕਰਨਾਂਤ” (ਕਰਨ ਦਾ ਅੰਤ) (ਪਦ ਕਹੋ ਅਤੇ ਫਿਰ) “ਕਰਿ? (ਸ਼ਬਦ) 
ਇਸ ਢੰਗ _ਨਾਲ _ਕਥਨ _ਕਰੋ। (ਇਸ ਤਰ੍ਹਾਂ) ਸਾਰੇ ਨਾਮ _ਬਾਣ ਦੇ ਬਣ _ਜਾਣਗੇ। _ਚਤੁਰੋ! 
ਮਨ _ ਵਿਚ _ਇਹ _ ਗੱਲ ਜਾਣ _ਲਵੋਂ।੧੧੫। 

ਅਰਜਨ _ਦੇ ਸਾਰੇ _ਨਾਮ _ਕਹਿ ਕੇ ਫਿਰ ਆਯੁਧ” _(ਸ਼ਸਤ੍) ਸ਼ਬਦ _ਕਹਿ _ਦਿਓ। 
(ਇਹ) ਸਾਰੇ _ਨਾਮ _ਬਾਣ ਦੇ ਹੋ ਜਾਣਗੇ। (ਸਾਰੇ) ਚਤੁਰ _(ਵਿਅਕਤੀਓ!) ਪਛਾਣ 
ਲਵੋਂ।੧੧੬। _'ਜਿਸਨ” (ਅਰਜਨ), _'ਧਨਜੈ” (ਅਰਜਨ) _'ਕ੍ਰਿਸ਼ਨ` (ਅਰਜਨ), _ਅਤੇ _'ਸ੍ਰੇਤਵਾਹ” 
(ਅਰਜਨ) _ਨਾਮ _ਲੈ ਕੇ ਫਿਰ “ਆਯੁਧ” (ਸ਼ਸਤ੍ਰ) ਕਥਨ ਕਰਨ _ਨਾਲ ਸਾਰੇ _ਬਾਣ ਦੇ ਨਾਮ 
ਹੋਂ ਜਾਣਗੇ ।੧੧੭। 

ਅਰਜਨ, _ਪਾਰਥ, _ਕੇਸਗੁੜ _(ਗੁੜਾਕੇਸ ਨੀਂਦਰ ਨੂੰ ਜਿਤਣ ਵਾਲਾ), “ਸਾਚੀ 


ਸਬਯ? _(ਸਬਯ _ਸਾਚੀ, ਖੱਬੇ _ਹੱਥ _ਨਾਲ _ਬਾਣ ਚਲਾਉਣ ਵਾਲਾ, ਅਰਜਨ) ਕਹਿ _ਕੇ ਫਿਰ 
“ਆਯੁਧ” (ਸ਼ਸਤ੍ਰ) ਸ਼ਬਦ _ਕਹਿ _ਦਿਓ। (ਇਨ੍ਹਾਂ _ਸਭ ਨੂੰ) ਬਾਣ _ਦਾ _ਨਾਮ _ਜਾਣੋ।੧੧੮। 
ਬਿਜੈ, _ਕਪਿਧੁਜ, ਜੈਦੂਥਰਿ _(ਜੈਦਰਥ _ਦਾ ਵੈਰੀ ਅਰਜਨ), ਸੂਰਜ _ਜਾਰਿ (ਸੂਰਜ ਦੇ ਪੁੱਤਰ 
ਕਰਨ ਦਾ ਵੈਰੀ) (ਆਦਿ ਸ਼ਬਦ) ਕਹਿ ਕੇ ਫਿਰ “ਆਯੁਧ” (ਪਦ) ਦਾ ਕਥਨ ਕਰੋ। (ਇਹ 
ਸਾਰੇ) _ਬਾਣ _ਦੇ ਨਾਮ _ ਸਮਝ _ ਲਵੋ।੧੧੯। 

“ਤਿਮਰਰਿ” (ਇੰਦਰ) ਕਹਿ ਕੇ ਫਿਰ ਬਲ, ਬੁਤ, _ਨਿਸਚ _(ਨਿਸਚਰ) _(ਆਦਿ ਦੈੱਤਾਂ 
ਦੇ ਨਾਂ ਲੈ ਕੇ) ਮਗਰੋਂ “ਹਾ” ਪਦ ਜੋੜ ਕੇ ਫਿਰ 'ਸੁਤ` ਸ਼ਬਦ ਲਗਾ _ਦਿਓ। ਫਿਰ 'ਆਯੂਧ” 
ਸ਼ਬਦ _ ਲਗਾਉਣ _ ਨਾਲ _ਬਾਣ _ਦੇ ਅਨੇਕਾਂ _ਨਾਮ _ ਬਣ _ ਜਾਣਗੇ।੧੨0। _ (ਪਹਿਲਾਂ) _ਵਿਸ਼ਣੂ 


ਦੇ ਹਜ਼ਾਰਾਂ ਨਾਮ ਲੈ ਕੇ ਫਿਰ 'ਅਨੁਜ” (ਛੋਟਾ ਭਾਈ ਇੰਦਰ), 'ਤਨੁਜ” (ਪੁਤਰ, ਅਰਜਨ) 


ਅਤੇ _'ਸਸਤ” ਕਹਿ _ਦਿਓ। (ਇਹ ਸਾਰੇ) _ਬਾਣ _ਦੇ ਨਾਮ _ਸਮਝ __ਲਵੋ।੧੨੧। 


੪੨0 


ਸੀ _ਦਸਮ-ਗ੍ੰਥ _ਸਾਹਿਬ 


ਨਰਕਿ ਨਿਵਾਰਨ ਅਘ _ਹਰਨ ਕ੍ਰਿਪਾ ਸਿੰਧ ਕੌ _ਭਾਖੁ। 


ਅਨੁਜ ਤਨੁੂਜ ਕਹਿ ਸਸਤੁ ਕਹੁ ਨਾਮ ਬਾਨ _ਲਖਿ ਰਾਖੁ। ੧੨੨। 


ਬਿਘਨ ਹਰਨ _ਬਿਆਧਨਿ _ਦਰਨ ਪ੍ਰਿਥਮਯ ਸਬਦ _ਬਖਾਨ। 


ਅਨੁਜ _ਤਨੁਜ ਕਹਿ _ਸਸਤ੍ਰ ਕਹੁ ਨਾਮ _ਬਾਨ ਜੀਅ ਜਾਨ। _੧੨੩। 


ਮਕਰ ਕੇਤੁ ਕਹਿ ਮਕਰ ਧੁਜ ਪੁਨਿ ਆਯੁਧ ਪਦੁ ਦੇਹੁ। 
ਸਭੈ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੧੨੪। 
ਪੁਹਪ _ਧਨੁਖ _ਅਲਿ _ਪਨਚ ਕੇ ਪ੍ਰਿਥਸੈ ਨਾਮ _ਬਖਾਨ। 

ਆਯੁਧ ਬਹੁਰਿ ਬਖਾਨੀਐ ਜਾਨੁ _ਨਾਮ _ਸਭ _ਬਾਨ। _੧੨੫। 


ਸੰਬਰਾਰਿ ਤ੍ਰਿਪੁਰਾਰਿ ਅਰਿ ਪ੍ਰਿਥਮੈ ਸਬਦ _ਬਖਾਨ। 
ਆਯੁਧ _ਬਹੁਰਿ ਬਖਾਨੀਐ ਨਾਮ _ਬਾਨ ਕੇ _ਮਾਨ। _੧੨੬। 
ਸ੍ਰੀ _ਸਾਰੰਗਗ੍ਹਾ _ਬੀਰਹਾ _ਬਲਹਾ _ਬਾਨ _ਬਖਾਨ। 

ਬਿਸਿਖ _ਬਿਸੀ ਬਾਸੀ ਧਰਨ ਬਾਨ ਨਾਮ _ਜੀਅ ਜਾਨ। _੧੨੭। 


ਬਿਖ ਕੇ ਪ੍ਰਿਥਮੇ ਨਾਮ ਕਹਿ ਧਰ ਪਦ ਬਹੁਰੌ ਦੇਹੁ। 

ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ। ੧੨੮। 
ਸਕਲ ਸਿੰਧੁ ਕੇ ਨਾਮ ਲੈ ਤਨੈ ਸਬਦ ਕੋ _ਦੇਹੁ। 

ਧਰ ਪਦ ਬਹੁਰ ਬਖਾਨੀਐ ਨਾਮ _ਬਾਨ _ਲਖਿ ਲੇਹੁ। ੧੨੯। 
ਉਦਧਿ ਸਿੰਧੁ _ਸਰਿਤੇਸ ਜਾ ਕਹਿ ਧਰ ਬਹੁਰਿ _ਬਖਾਨ। 
ਬੰਸੀਧਰ ਕੇ ਨਾਮ _ਸਭ ਲੀਜਹੁ ਚਤੁਰ _ਪਛਾਨ। _੧੩0। 
ਬਧ _ਨਾਸਨੀ _ਬੀਰਹਾ _ਬਿਖ _ਬਿਸਖਾਗੂਜ _ਬਖਾਨ। 

ਧਰ ਪਦ ਬਹੁਰਿ ਬਖਾਨੀਐ ਨਾਮ _ਬਾਨ ਕੇ _ਮਾਨ। _੧੩੧। 


ਸਭ ਮਨੁਖਨ ਕੇ ਨਾਮ ਕਹਿ ਹਾ ਪਦ ਬਹੁਰੋ ਦੇਹੁ। 

ਸਕਲ ਨਾਮ ਸਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ। ੧੩੨। 
ਕਾਲਕੂਟ ਕਹਿ _ਕਸਟਕਰਿ _ਸਿਵਕੰਠੀ ਅਹਿ _ਉਚਾਰਿ। 
ਧਰ ਪਦ ਬਹੁਰਿ ਬਖਾਨੀਐ ਜਾਨੁ _ਬਾਨ _ਨਿਰਧਾਰ। _੧੩੩। 
ਸਿਵ ਕੇ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ। 

ਪੁਨਿ ਧਰ ਸਬਦ ਬਖਾਨੀਐ ਨਾਮ _ਬਾਨ _ਲਖਿ ਲੇਹੁ। ੧੩੪੧ 
ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ ਧਰ ਪਦ ਬਹੁਰਿ _ਬਖਾਨ। 
ਨਾਮ ਸਭੈ ਏ ਬਾਨ ਕੇ ਲੀਜੋ ਚਤੁਰ ਪਛਾਨ। _੧੩੫। 


ਸਸੜ _ ਨਾਮ _ ਮਾਲਾ ੪੨੧ 


(ਛੋਟਾ ਭਾਈ), _'ਤਨੁਜ” (ਪੁੱਤਰ) ਅਤੇ _'ਸਸਤ੍ਰ` ਪਦ ਕਥਨ _ਕਰੋ। (ਇਹ ਸਾਰੇ) ਬਾਣ ਦੇ 


ਨਾਮ _ਸਮਝ _ਲਵੋ। _੧੨੨। _ 'ਬਿਘਨ _ਹਰਨ” ਅਤੇ _'ਬਿਆਧਨਿ _ਦਰਨ” (ਰੋਗਾਂ ਨੂੰ _ਦਲਣ 
ਵਾਲਾ) ਸ਼ਬਦ ਪਹਿਲਾਂ ਕਹੋ। ਫਿਰ _'ਅਨੁਜ`, 'ਤਨੁਜ” ਕਹਿ ਕੇ 'ਸਸਤ੍` ਕਥਨ ਕਰੋ। (ਇਹ 
ਸਭ) _ ਬਾਣ _ਦੇ ਨਾਮ _ਜਾਣ _ ਲਵੋ।੧੨੩। 

“ਮਕਰ _ਕੇਤੁ` (ਅਥਵਾ) _'ਮਕਰ _ਧੁਜ” ਕਹਿ ਕੇ ਫਿਰ 'ਆਯੂਧ” ਪਦ ਜੋੜੋ। (ਇਹ) 
ਸਾਰੇ ਨਾਮ _ਬਾਣ _ਦੇ _ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ _ਕਰ _ਲਵੋ। _੧੨੪। 'ਪੁਹਪ 
ਧਨੁਖ” (ਫੁੱਲਾਂ _ਦੇ _ਧਨੁਸ਼ _ਵਾਲਾ, _ਕਾਮਦੇਵ), _“ਅਲਿ _ਪਨਚ” _ (ਭੌਰਿਆਂ ਦੇ ਚਿਲੇ ਵਾਲਾ, 
ਕਾਮਦੇਵ) _ਨਾਮ _ਪਹਿਲਾਂ _ਕਹੋ। _ਫਿਰ _'ਆਯੂਧ” ਪਦ _ਕਥਨ ਕਰੋਂ, ਇਹ _ਬਾਣ ਦੇ ਨਾਮ 
ਹੋਂ `ਜਾਣਗੇ।੧੨੫। 

“ਸੰਬਰਾਰਿ” (ਸੰਬਰ ਦੈਂਤ ਦਾ ਵੈਰੀ, _ਕਾਮਦੇਵ), “ਤ੍ਰਿਪਰਾਰਿ ਅਰਿ” (ਸ਼ਿਵ ਦਾ ਵੈਰੀ, 
ਕਾਮਦੇਵ) _ਸ਼ਬਦ _ਪਹਿਲਾਂ _ਕਹੋ। _ਫਿਰ _'ਆਯੁਧ” _ਸ਼ਬਦ _ਕਥਨ _ਕਰੋ। _(ਇਨ੍ਹਾਂ ਨੂੰ) _ਬਾਣ 
ਦੇ ਨਾਮ ਮੌਨ _ਲਵੋਂ।੧੨੬। _'ਸਾਰੰਗਗ੍ਰਾ” _(ਧਨੁਸ਼ _ਦੇ _ ਅਗੋਂ _ ਨਿਕਲਣ _ ਵਾਲਾ _ ਬਾਣ), 
“ਬੀਰਹਾ” (ਸੂਰਮੇ ਨੂੰ ਮਾਰਨ ਵਾਲਾ), ਬਲਹਾ” (ਬਲ ਨੂੰ ਖ਼ਤਮ ਕਰਨ ਵਾਲਾ), ਬਾਨ, ਬਿਸਿਖ, 
ਬਿਸੀ (ਵਿਸ਼ ਨਾਲ ਭਰਿਆ), ਬਾਸੀ ਧਰਨ” (ਕਾਨੀ ਨੂੰ ਧਾਰਨ ਕਰਨ ਵਾਲਾ) (ਇਹ ਸਾਰੇ) 
ਬਾਣ _ਦੇ ਨਾਮ ਜਾਣ _ ਲਵੋ।੧੨੭। 

“ਬਿਖ” ਦੇ ਪਹਿਲਾਂ ਨਾਮ ਲਵੋ, ਫਿਰ “ਧਰ” ਪਦ ਜੋੜੋ। (ਇਹ) ਸਾਰੇ ਨਾਮ _ਬਾਣ 
ਦੇ _ਹਨ। _ਚਤੁਰੋ! ਮਨ _ਵਿਚ ਜਾਣ _ਲਵੋ।੧੨੮। ਸਮੁੰਦਰ ਦੇ ਸਾਰੇ ਨਾਮ ਲੈ ਕੇ ਫਿਰ 
'ਤਨੈ” _(ਤਨਯ, ਪੁੱਤਰ, ਸਮੁੰਦਰ ਦਾ ਪੁੱਤਰ ਵਿਸ਼) ਸ਼ਬਦ _ਜੋੜੋਂ। ਮਗਰੋਂ “ਧਰ” ਪਦ ਕਥਨ 
ਕਰੋ। _ਇਹ _ ਨਾਮ _ਬਾਣ _ਦੇ ਜਾਣ _ਲਵੋ।੧੨੯। 


ਕਹਿਣ ਤੋਂ ਪਿਛੋਂ _'ਜਾ” ਅਤੇ _'ਧਰ” _ਪਦਾਂ ਦਾ ਕਥਨ _ਕਰੋ। (ਇਹ) ਸਾਰ ਨਾਮ _'ਬੰਸੀਧਰ” 
(ਬਾਂਸ _ਦੀ ਕਾਨੀ ਨੂੰ ਧਾਰਨ _ਕਰਨ _ਵਾਲਾ _ਬਾਣ) _ਦੇ _ਹਨ। _ਚਤੁਰੋ! ਸਮਝ _ਲਵੋ।੧੩0। 
ਬਧ, _ਨਾਸਨੀ, _ਬੀਰਹਾ, _ਬਿਖ, _ਬਿਸਖਾਗੂਜ (ਬਾਣ ਦੇ ਅਗੇ ਲਗਣ ਵਾਲੀ, _ਵਿਸ਼) (ਸ਼ਬਦਾਂ) 


ਦਾ _ਕਥਨ _ਕਰੋਂ। _ਫਿਰ _'ਧਰ” ਪਦ ਦਾ ਕਥਨ _ਕਰੋ। ਇਨ੍ਹਾਂ ਨੂੰ ਬਾਣ ਦੇ ਨਾਮ ਮੰਨ 
ਲਵੇੰ।੧੩੧। 

ਸਾਰਿਆਂ ਮਨੁੱਖਾਂ ਦੇ ਨਾਮ ਕਹਿ ਕੇ, ਫਿਰ (ਉਨ੍ਹਾਂ ਨਾਲ) 'ਹਾ” ਪਦ ਜੋੜੋ। (ਇਹ 
ਸਾਰੇ _ਨਾਮ _ਬਾਣ ਦੇ _ਹਨ। ਵਿਦਵਾਨੋ! ਚਿਤ _ਵਿਚ _ਜਾਣ _ਲਵੋ।੧੩੨। _ਕਾਲਕੂਟ, 
ਕਸਟਕਰਿ, _ਸ਼ਿਵਕੰਠੀ ਅਤੇ _ਅਹਿ (ਸੌਂਪ) ਨਾਲ “ਧਰ” ਪਦ ਜੋੜਨ _ਨਾਲ, ਬਾਣ ਦੇ ਨਾਮ 
ਹੋ ਜਾਂਦੇ _ਹਨ।੧੩੩। 

(ਪਹਿਲਾਂ) ਸ਼ਿਵ ਦੇ ਨਾਮ ਉਚਾਰ _ਕੇ ਫਿਰ 'ਕੰਠੀ` ਅਤੇ “ਧਰ” ਪਦ ਜੋੜ _ਦਿਓ। 
(ਇਨ੍ਹਾਂ ਨੂੰ) ਬਾਣ _ਦਾ _ਨਾਮ _ਸਮਝ _ਲਵੋ।੧੩੪। _'ਬਿਆਧਿ”, _“ਬਿਖੀ ਮੁਖਿ” ਪਹਿਲਾਂ ਕਹਿ 
ਕੇ, ਫਿਰ _'ਧਰ” ਪਦਾ ਦਾ ਕਥਨ _ਕਰੋਂ। _(ਇਹ) ਸਾਰੇ _ਨਾਮ _ਬਾਣ ਦੇ _ਹਨ। ਚਤੁਰ 
(ਵਿਅਕਤੀਓ!) ਪਛਾਣ ਲਵੋ।੧੩੫। 


੪੨੨ 


ਸੀ _ਦਸਮ-ਗ੍ਰੰਥ ਸਾਹਿਬ 


ਖਪਰਾ _ਨਾਲਿਕ _ਧਨੁਖ _ਸੁਤ ਲੈ ਸੁ _ਕਮਾਨਜ ਨਾਉ। 
ਸਕਰ ਕਾਨ _ਨਰਾਚ _ਭਨਿ ਧਰ ਸਭ ਸਰ ਕੇ _ਗਾਉ। ੧੩੬। 
ਬਾਰਿਦ ਜਿਉ ਬਰਸਤ ਰਹੈ ਜਸੁ ਅੰਕੁਰ ਜਿਹ ਹੋਇ। 
ਬਾਰਿਦ ਸੋ _ਬਾਰਿਦ ਨਹੀ ਤਾਹਿ _ਬਤਾਵਹੁ _ਕੋਇ। _੧੩੭। 


ਬਿਖਧਰ _ਬਿਸੀ _ਬਿਸੋਕਕਰ _ਬਾਰਣਾਰਿ ਜਿਹ _ਨਾਮ। 
ਨਾਮ ਸਬੈ ਸੀ ਬਾਨ ਕੇ ਲੀਨੇ ਹੋਵਹਿ ਕਾਮ। ੧੩੮। 
ਅਰਿ _ਬੇਧਨ _ਛੇਦਨ ਲਹ੍ਯੋ _ਬੇਦਨ ਕਰ ਜਿਹ ਨਾਉ। 
ਰਛ ਕਰਨ ਅਪਨਾਨ ਕੀ ਪਰੋ ਦੁਸਟ ਕੇ ਗਾਉ। ੧੩੯। 


ਜਦੁਪਤਾਰਿ _ਬਿਸਨਾਧਿਪ _ਅਰਿ ਕ੍ਰਿਸਨਾਂਤਕ ਜਿਹ _ਨਾਮ। 
ਸਦਾ ਹਮਾਰੀ ਜੈ ਕਰੋਂ ਸਕਲ ਕਰੋ ਮਮ _ਕਾਮ। ੧੪0। 

ਹਲਧਰ ਸਬਦ _ਬਖਾਨਿ ਕੈ ਅਨੁਜ ਉਚਰਿ _ਅਰਿ _ਭਾਖੁ। 

ਸਕਲ ਨਾਮ ਸ੍ਰੀ ਬਾਨ ਕੇ ਚੀਨਿ ਚਤੁਰ ਚਿਤ ਰਾਖੁ। ੧੪੧ 
ਰਉਹਣਾਯ ਮੁਸਲੀ ਹਲੀ ਰੇਵਤੀਸ _ਬਲਰਾਮ। 

ਅਨੁਜ ਉਚਰਿ ਪੁਨਿ ਅਰਿ ਉਚਰਿ ਜਾਨੁ _ਬਾਨ ਕੇ ਨਾਮ। ੧੪੨। 
ਤਾਲਕੇਤੁ ਲਾਗਲਿ _ਉਚਰਿ _ਕ੍ਰਿਸਨਾਗ੍ਰਜ ਪਦ ਦੇਹੁ। 

ਅਨੁਜ ਉਚਰਿ ਅਰਿ _ਉਚਰੀਐ ਨਾਮ _ਬਾਨ _ਲਖਿ ਲੇਹੁ। _੧੪੩। 


ਨੀਲਾਂਬਰ _ਰੁਕਮਿਆਂਤ ਕਰ _ਪਊਰਾਣਿਕ _ਅਰਿ ਭਾਖੁ। 
ਅਨੁਜ ਉਚਰਿ ਅਰਿ _ਉਚਰੀਐ ਨਾਮ _ਬਾਨ _ਲਖਿ ਰਾਖੁ। ੧੪੪। 
ਸਭ ਅਰਜੁਨ ਕੇ ਨਾਮ ਲੈ ਸੂਤ ਸਬਦ ਪੁਨਿ ਦੇਹੁ। 
ਪੁਨਿ _ਅਰਿ ਸਬਦ ਬਖਾਨੀਐ ਨਾਮ _ਬਾਨ _ਲਖਿ ਲੇਹੁ। _੧੪੫। 


ਪ੍ਰਿਥਮ ਪਵਨ ਕੇ ਨਾਮ ਲੈ ਸੂਤ ਪਦ ਬਹੁਰਿ _ਬਖਾਨ। 
ਅਨੁਜ _ਉਚਰਿ _ਸੂਤਰਿ ਉਚਰਿ ਨਾਮ _ਬਾਨ _ਪਹਿਚਾਨੁ। _੧੪੬। 
ਮਾਰੁਤ ਪਵਨ _ਘਨਾਂਤਕਰ ਕਹਿ ਸੁਤ ਸਬਦ _ਉਚਾਰਿ। 


ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਬਿਚਾਰੁ। _੧੪੭। 


ਸਰਬ _ਬਿਆਪਕ _ਸਰਬਦਾ _ਸਲ੍ਯਜਨ ਸੁ _ਬਖਾਨ। 
ਤਨੁਜ _ਅਨੁਜ _ਸੂਤਰਿ _ਉਚਰਿ ਨਾਮ _ਬਾਨ ਕੇ _ਜਾਨ। ੧੪੮। 
ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ। 


ਸਿ 


ਤਨੁਜ _ਅਨੁਜ _ਸੂਤਰਿ _ਉਚਰਿ ਨਾਮ _ਬਾਨ _ਪਹਿਚਾਨ। _੧੪੯। 


ਸਸੜ ਨਾਮ ਮਾਲਾ ੪੨੩ 


ਖਪਰਾ, _ਨਾਲਿਕ _ (ਨਾਲੀ _ਵਾਲਾ), _ਧਨੁਖ _ ਸੁਤ, _ਕਮਾਨਜ, _ਸਕਰ _ ਧਰ _ (ਸਰਕੰਡਾ 
ਨਾਲ ਲਗਿਆ ਹੋਇਆ), ਕਾਨ _ਧਰ _(ਕਾਨੇ ਨਾਲ _ਲਗਿਆ ਹੋਇਆ) ਅਤੇ _ਨਰਾਚ (ਇਹ 
ਸਾਰੇ) _ਬਾਣ _ਦੇ _ਨਾਮ _ਹਨ।੧੩੬। (ਜੋ) ਬਦਲ ਵਾਂਗ _ਵਸਦਾ ਰਹਿੰਦਾ ਹੈ ਅਤੇ (ਜਿਸ 
ਨਾਲ) ਯਸ਼ _ਦੀ ਖੇਤੀ ਪੈਦਾ ਹੁੰਦੀ ਹੈ। _ਬਦਲ ਵਾਂਗ ਜਲ ਨਹੀਂ ਦਿੰਦਾ (ਬਾਰਿਦ), ਦਸੋ, 
ਉਹ _ਕੌਣ ਹੈ? (ਉੱਤਰ-ਬਾਣ)।੧੩੭। 

ਬਿਖਧਰ, _ਬਿਸੀ, _ਬਿਸੋਕਕਰ (ਸ਼ੋਕ _ਨੂੰ ਨਸ਼ਟ _ਕਰਨ _ਵਾਲਾ), _ਬਾਰਣਾਰਿ _(ਹਾਥੀ 
ਦਾ ਵੈਰੀ) ਜਿਸ ਦੇ ਨਾਮ _ਹਨ। (ਇਹ) ਸਾਰੇ ਬਾਣ ਦੇ ਨਾਮ _ਹਨ, ਜਿਨ੍ਹਾਂ ਨਾਲ (ਸਾਰੇ) 
ਕੰਮ ਪੂਰੇ ਹੋ _ ਜਾਂਦੇ ਹਨ।੧੩੮। (ਜੋ) ਵੈਰੀ ਨੂੰ ਮਾਰਨ ਅਤੇ ਵਿੰਨ੍ਹਣ ਵਾਲਾ ਹੈ ਅਤੇ ਜਿਸ 
ਦਾ ਨਾਂ 'ਬੇਦਨ ਕਰ? (ਪੀੜਾ _ਦੇਣ ਵਾਲਾ) ਹੈ। (ਉਹ) ਆਪਣਿਆਂ _ਦੀ ਰਖਿਆ _ਕਰਨ 
ਲਈ ਦੁਸ਼ਟਾਂ ਦੇ ਸ਼ਰੀਰ _(ਗਾਉਂ, ਸਥਾਨ) _ਵਿਚ ਜਾ ਪੈਂਦਾ _ਹੈ।੧੩੯। 

ਜਿਸ ਦਾ ਨਾਮ ਜਦੁਪਤਾਰਿ _(ਕ੍ਰਿਸ਼ਨ _ਦਾ ਵੈਰੀ), _ਬਿਸਨਾਧਿਪ _ਅਰਿ, _ਕ੍ਰਿਸਨਾਂਤਕ 
ਹੈ। ਉਹ (ਬਾਣ) ਸਦਾ ਮੇਰੀ ਜਿਤ ਕਰੇ ਅਤੇ ਮੇਰੇ _ਕੰਮ _ਸੰਵਾਰੇ।੧੪80। _“ਹਲਧਰ” ਸ਼ਬਦ 
(ਪਹਿਲਾਂ) ਕਹਿ ਕੇ ਫਿਰ 'ਅਨੁਜ” (ਛੋਟਾ ਭਾਈ) ਅਤੇ _'ਅਰਿ?” ਪਦ ਦਾ ਉਚਾਰਨ ਕਰੋ, 


੮ 


(ਇਹ) ਸਾਰੇ _ਨਾਮ _ਬਾਣ _ਦੇ _ਹਨ। _ਚਤੁਰੋਂ _! ਸੋਚ ਕੇ ਮਨ ਵਿਚ ਵਸਾ _ਲਵੋ।੧੪੧। 
'ਰਉਹਣਾਯ” _(ਰੋਹਣੀ ਤੋਂ ਜਨਮਿਆ, _ਬਲਰਾਮ), _ਮੁਸਲੀ, _ਹਲੀ, _ਰੇਵਤੀਸ _(ਰੇਵਤੀ 


ਦ ਪਤੀ, _ਬਲਰਾਮ), _ਬਲਰਾਮ _(ਆਦਿ ਸ਼ਬਦ) _ਉਚਾਰ ਕੇ, _ਫਿਰ _'ਅਨੁਜ” (ਛੋਟਾ ਭਰਾ) 
ਅਤੇ _'ਅਰਿ” ਪਦ ਜੋੜੋ। _(ਇਹ _) ਬਾਣ ਦੇ ਨਾਮ ਜਾਣ _ਲਵੋ।੧੪੨। _ਤਾਲਕੇਤੁ _(ਤਾਲ 
ਬ੍ਰਿਛ _ਦੇ ਚਿੰਨ੍ਹ _ਵਾਲੇ ਝੰਡੇ _ਵਾਲਾ, _ਬਲਰਾਮ), _ਲਾਗਲਿ _ (ਹਲ _ ਵਾਲਾ, _ ਬਲਰਾਮ), 
ਕ੍ਰਿਸ਼ਨਾਗੁਜ (ਸ਼ਬਦ _ਪਹਿਲਾਂ) ਉਚਾਰ _ਕੇ, ਫਿਰ _'ਅਨੁਜ” ਅਤੇ _'ਅਰਿ” ਸ਼ਬਦਾਂ _ਦਾ _ਕਥਨ 
ਕਰੋ। _(ਇਹ ਸਾਰੇ) _ਬਾਣ _ਦੇ _ਨਾਮ _ਸਮਝ _ਲਵੋ।੧੪੩। 
ਨੀਲਾਂਬਰ, _ਰੁਕਮਿਆਂਤ ਕਰ _(ਰੁਕਮੀ ਦਾ ਅੰਤ ਕਰਨ ਵਾਲਾ, _ਬਲਰਾਮ), 
ਪਊਰਾਣਿਕ _ਅਰਿ _(ਰੋਮ _ਹਰਸ਼ਣ ਰਿਸ਼ੀ ਦਾ ਵੈਰੀ, _ਬਲਰਾਮ) (ਸ਼ਬਦ _ਪਹਿਲਾਂ) ਕਹਿ ਕੇ 
ਫਿਰ _'ਅਨੁਜ` ਅਤੇ _'ਅਰਿ” ਸ਼ਬਦ _ਉਚਾਰੋਂ। ਇਨ੍ਹਾਂ ਨੂੰ ਬਾਣ _ਦਾ _ਨਾਮ _ਸਮਝ _ਲਵੋ।੧੪੪। 
ਅਰਜਨ _ਦੇ ਸਾਰੇ ਨਾਮ _ਲੈ ਕੇ, ਫਿਰ _'ਸੂਤ” ਸ਼ਬਦ ਜੋੜੋ _(ਭਾਵ0ਕ੍ਰਿਸ਼ਨ)। ਫਿਰ _'ਅਰਿ” 
ਬਾਣ _ਦੇ _ਨਾਮ _ਸਮਝ _ਲਵੋ।੧੪੫। 
ਪਹਿਲਾਂ “ਪਵਨ” ਦੇ ਨਾਮ ਲਵੋ, ਫਿਰ ਸੂਤ” ਪਦ ਦਾ ਕਥਨ ਕਰੋ। ਮਗਰੋਂ _'ਅਨੁਜ” 
ਬਾਣ ਦੇ ਨਾਮ ਸਮਝ _ਲਵੋ।੧੪੬। ਮਾਰੁਤ, ਪਵਨ, 
ਘਨਾਂਤ ਕਰ _(ਬਦਲਾਂ ਨੂੰ ਖ਼ਤਮ ਕਰਨ ਵਾਲੀ, ਪੌਣ) ਕਹਿ ਕੇ (ਫਿਰ) 'ਸੁਤ` ਸ਼ਬਦ ਉਚਾਰੋਂ। 
(ਮਗਰੋਂ) _'ਅਨੁਜ` ਅਤੇ _'ਸੂਤਰਿ” ਸ਼ਬਦਾਂ ਦਾ ਕਥਨ _ਕਰੋ। _(ਇਹ ਸਾਰੇ) _ਬਾਣ ਦੇ ਨਾਮ 
ਹਨ।੧੪੭। 
ਸਰਬ _ਬਿਆਪਕ, _ਸਰਬਦਾ, _ਸਲਯਜਨ (ਪੌਣ ਦੇ ਨਾਮ) ਕਥਨ ਕਰੋ। ਫਿਰ 'ਤਨੁਜ”, 
'ਅਨੁਜ` ਅਤੇ ਫਿਰ 'ਸੂਤਰਿ” ਸ਼ਬਦ _ਦਾ ਉਚਾਰਨ _ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ 
ਲਵੋ।੧੪੮। ਪਹਿਲਾਂ _'ਬਾਰ” (ਜਲ) ਦੇ ਨਾਮ ਲਵੋ, ਫਿਰ _'ਅਰਿ” ਸ਼ਬਦ ਦਾ ਬਖਾਨ _ਕਰੋ। 
ਮਗਰੋਂ _'ਤਨੁਜ`, _'ਅਨੁਜ” ਅਤੇ _'ਸੂਤਰਿ” ਦਾ ਵਰਣਨ _ਕਰੋ। _(ਇਹ ਨੂੰ) ਬਾਣ ਦੇ ਨਾਮ 
ਸਕਝੌ।੧੪੯। 


੪੨੪ 


ਸੀ _ਦਸਮ-ਗ੍ੰਥ _ਸਾਹਿਬ 


ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ। 
ਤਨੁਜ _ਅਨੁਜ _ਸੂਤਰਿ _ਉਚਰਿ ਨਾਮ _ਬਾਨ _ਲਖਿ ਲੇਹੁ। _੧੫0। 
ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ। 


ਤਨੁਜ _ਅਨੁਜ ਕਹਿ ਅਰਿ ਉਚਰਿ ਨਾਮ _ਬਾਨ _ਲਖਿ ਰਾਖੁ। ੧੫੧ 


ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ। 


ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ _ਲਖਿ ਲੇਹੁ। _੧੫੨। 


ਪਾਵਕਾਰਿ _ਅਗਨਾਂਤ ਕਰ ਕਹਿ _ਅਰਿ ਸਬਦ _ਬਖਾਨ। 


ਅਰਿ _ਕਹਿ ਅਨੁਜ ਤਨੁਜ _ਉਚਰਿ _ਸੂਤਰਿ _ਬਾਨ _ਪਛਾਨ। _੧੫੩। 


ਹਿਮ ਬਾਰਿ ਬਕਹਾ _ਗਦੀ ਭੀਮ ਸਬਦ ਪੁਨਿ ਦੇਹੁ। 
ਤਨੂਜ _ਅਨੁਜ _ਸੁਤਰਿ ਉਚਰਿ ਨਾਮ _ਬਾਨ _ਲਖਿ ਲੇਹੁ। _੧੫੪। 
ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ_ਦੇਹੁ। 
ਅਨੁਜ ਉਚਰਿ ਸੁਤਰਿ ਉਚਰਿ ਨਾਮ _ਬਾਨ _ਲਖਿ ਲੇਹੁ। _੧੫੫। 


ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ_ਭਾਖੁ। 

ਅਨੁਜ ਉਚਰਿ ਸੁਤਰਿ ਉਚਰਿ ਨਾਮ _ਬਾਨ _ਲਖਿ ਰਾਖੁ। ੧੫੬। 
ਦੁਸਾਸਨ ਦੁਰਮੁਖ ਦੂਜੈ ਕਹਿ _ਅਰਿ ਸਬਦ _ਬਖਾਨ। 
ਅਨੁਜਾ ਉਚਰਿ _ਸੁਤਰਿ _ਉਚਰਿ ਨਾਮ _ਬਾਨ _ਪਹਿਚਾਨ। _੧੫੭। 
ਦੁਸਲਾ ਕਰਭਿਖ ਆਦਿ ਕਹਿ ਅੰਤਿ ਸਬਦ ਅਰਿ _ਭਾਖੁ। 
ਅਨੁਜ _ਤਨੁਜ ਸਤ੍ਹ _ਉਚਰਿ ਨਾਮ ਬਾਨ _ਲਖਿ ਰਾਖੁ। ੧੫੮। 
ਪ੍ਰਥਮ ਭੀਖਮ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ। 

ਸੁਤ ਆਦਿ ਅੰਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੯। 


ਤਟਤਿ _ਜਾਨਵੀ _ਅਗੂਜਾ ਪ੍ਰਿਥਮੈ ਸਬਦ _ਬਖਾਨ। 
ਤਨੁਜ ਸਤੁ _ਸੁਤਰਿ _ਉਚਰਿ ਨਾਮ ਬਾਨ _ਪਹਿਚਾਨ। _੧੬0। 
ਗੰਗਾ _ਗਿਰਿਜਾ ਪ੍ਰਿਥਮ ਕਹਿ ਪੁਤ੍ਰ ਸਬਦ ਪੁਨਿ ਦੇਹੁ। 
ਸਤੁ _ਉਚਰਿ ਸੁਤਰਿ ਉਚਰਿ ਨਾਮ ਬਾਨ _ਲਖਿ ਲੇਹੁ। _੧੬੧। 


ਨਾਕਾਲੇ _ਸਰਿਤੇਸਰੀ ਪ੍ਰਿਥਮੈ ਸਬਦ _ਉਚਾਰਿ। 


ਸੁਤ ਅਰਿ ਕਹਿ ਸੂਤਰਿ ਉਚਰਿ ਸਭ ਸਰ ਨਾਮ _ਉਚਾਰਿ। ੧੬੨। 


ਭੀਖਮ ਸਾਂਤਨੁਸੁਤ ਉਚਰਿ _ਪੁਨਿ _ਅਰਿ ਸਬਦ _ਬਖਾਨ। 
ਸੂਤ ਉਚਰਿ ਅੰਤ _ਅਰਿ _ਉਚਰਿ ਨਾਮ ਬਾਨ _ਪਹਿਚਾਨ। _੧੬੩। 


ਸਸੜ ਨਾਮ ਮਾਲ ੪੨੫ 


ਪਹਿਲਾਂ ਅਗਨੀ ਦੇ ਨਾਮ ਲਵੋ ਅਤੇ ਅੰਤ ਉਤੇ _'ਅਰਿ” ਸ਼ਬਦ _ਰਖੋ। ਮਗਰੋਂ _ਤਨੁਜ, 
ਅਨੁਜ ਅਤੇ _ਸੂਤਰਿ ਸ਼ਬਦਾਂ ਦਾ ਉਚਾਰਨ ਕਰੋ, (ਇਹ ਸਾਰੇ) ਬਾਣ ਦੇ ਨਾਮ ਵਜੋਂ ਜਾਣ 
ਲਵੋਂ।੧੫0। ਪਹਿਲਾਂ ਅਗਨੀ ਦੇ ਨਾਮ ਲੈ ਕੇ ਫਿਰ ਅੰਤ ਉਤੇ _'ਅਰਿ” ਸ਼ਬਦ ਜੋੜੋ। ਮਗਰੋਂ 
ਤਨੁਜ, _ਅਨੁਜ _ ਅਤੇ _ਅਰਿ _ ਸ਼ਬਦ _ਉਚਾਰੋਂ। _(ਇਹ _ ਸਾਰੇ) ਬਾਣ _ਦੇ ਨਾਮ _ ਸਮਝ 
ਲਵ ।੧੫੧। 


ਪਹਿਲਾਂ ਅਗਨੀ ਦੇ ਨਾਮ ਲੈ ਕੇ, ਫਿਰ ਦੋ ਵਾਰ 'ਅਰਿ? ਪਦ ਜੋੜੋ। ਮਗਰੋਂ ਅਨੁਜ, 
ਤਨੂਜ _ਅਤੇ _ਅਰਿ _ਪਦਾਂ _ਦਾ ਕਥਨ _ਕਰੋਂ। _(ਇਹ ਸਾਰੇ) ਬਾਣ ਦੇ _ਨਾਮ _ਸਮਝੋ।੧੫੨। 
ਪਾਵਕਾਰਿ _(ਅਗਨੀ _ਦਾ _ਵੈਰੀ, ਜਲ), _ਅਗਨਾਂਤ ਕਰ _ (ਅਗਨੀ _ਦਾ ਅੰਤ _ਕਰਨ _ਵਾਲਾ, 
ਜਲ), ਕਹਿ ਕੇ (ਫਿਰ) ਅਰਿ ਸ਼ਬਦ ਦਾ ਕਥਨ _ਕਰੋ। ਮਗਰੋ _“ਅਰਿ” ਕਹਿ ਕੇ ਅਨੁਜ, 
ਸੂਤਰਿ ਦਾ _ਉਚਾਰਨ _ਕਰੋਂ। (ਇਨ੍ਹਾਂ ਨੂੰ) ਬਾਣ ਦੇ (ਨਾਮ) ਪਛਾਣੋ (ਅਰਥਾਤ 
ਵੈਰੀ ਸੂਰਜ, ਸੂਰਜ ਦੇ ਪੁੱਤਰ ਕਰਨ, _ਕਰਨ ਦੇ ਛੋਟੀ ਭਾਈ 
ਸੂਤ _ ਨੂੰ ਮਾਰਨ _ ਵਾਲਾ, _ ਬਾਣ)।੧੫੩। 


ਬਾਰਿ (ਸੀਤਲ ਪੌਣ), _ਬਕਹਾ _(ਬਗਲੇ) ਨੂੰ ਮਾਰਨ ਵਾਲੀ ਪੌਣ, _ਗਦੀ (ਗਦਾ 

ਧਾਰਨ _ਕਰਨ _ਵਾਲਾ) ਭੀਮ _(ਵੱਡੇ ਵਿਸਤਾਰ ਵਾਲਾ, ਪੌਣ) ਸ਼ਬਦ ਤੋ ਬਾਦ ਫਿਰ _ਤਨੁਜ, 
ਅਨੁਜ ਅਤੇ _ਸੁਤਰਿ _(ਅਭਿਮੰਨੂ _ਦਾ ਵੈਰੀ) _(ਸ਼ਬਦਾਂ ਦਾ) ਉਚਾਰਨ _ਕਰੋ। _ਇਹ _ਬਾਣ ਦੇ 
ਨਾਮ _ਸਮਝ _ਲਵੋਂ।੧੫੪। _ਦੁਰਯੋਧਨ ਦੇ ਨਾਮ ਲੈ ਕੇ ਅੰਤ ਵਿਚ _'ਅਰਿ” ਪਦ ਜੋੜੋਂ। (ਫਿਰ) 
'ਅਨੁਜ` ਕਹਿ ਕੇ _'ਸੁਤਰਿ” ਦਾ _ਉਚਾਰਨ _ਕਰੋ। _(ਇਨ੍ਹਾਂ ਨੂੰ) _ਬਾਣ _ਦਾ _ਨਾਮ _ਸਮਝ 
ਲਵੇ ।੧੫੫। 

ਅੰਧ _(ਧ੍ਰਿਤਰਾਸ਼ਟਰ) ਦੇ ਪੁੰਤਰਾਂ ਦਾ ਨਾਮ ਲੈ ਕੇ ਅੰਤ ਵਿਚ _'ਅਰਿ” ਸ਼ਬਦ _ਕਹੋ। 
(ਫਿਰ) 'ਅਨੁਜ” ਕਹਿ ਕੇ _'ਸੁਤਰਿ` ਕਥਨ _ਕਰੋ। (ਇਹ) ਬਾਣ ਦੇ ਨਾਮ ਸਮਝ _ਲਵੋ।੧੫੬। 
ਦੁਸਾਸਨ, ਦੁਰਮੁਖ, ਦੂਜੈ ਕਹਿ ਕੇ (ਮਗਰੋਂ) 'ਅਰਿ” ਸ਼ਬਦ _ਕਹੋ। (ਫਿਰ) _'ਅਨੁਜ' ਉਚਾਰ 
ਕੇ _'ਸੁਤਰਿ”` ਕਥਨ _ਕਰੋ। _(ਇਨ੍ਹਾਂ ਨੂੰ) _ਬਾਣ _ਦੇ _ਨਾਮ _ਸਮਝੋ।੧੫੭। 

ਦਸ਼ਲਾ ਅਤੇ _ਕਰਭਿਖ _(ਧ੍ਰਿਤਰਾਸ਼ਟਰ ਦੇ ਪੁੱਤਰ) ਆਦਿ ਕਹਿ ਕੇ ਅੰਤ ਉਤੇ 'ਅਰਿ” 
ਸ਼ਬਦ _ਕਥਨ _ਕਰੋ। _(ਫਿਰ) _ਅਨੁਜ, _ਤਨੁਜ ਅਤੇ _ਸਤ੍ਰ _ਸ਼ਬਦਾਂ ਦਾ _ਉਚਾਰਨ _ਕਰੋਂ। (ਇਨ੍ਹਾਂ 
ਨੂੰ) ਬਾਣ ਦੇ ਨਾਮ ਸਮਝ _ਲਵੋਂ।੧੫੮। ਪਹਿਲਾਂ _ਭੀਖਮ ਦੇ ਨਾਮ ਲੈ ਕੇ ਅੰਤ ਉਤੇ 'ਅਰਿ” 
ਸ਼ਬਦ _ਰਖੋਂ। _(ਫਿਰ) ਪਹਿਲਾਂ ਸੁਤ ਅਤੇ ਅੰਤ ਉਤੇ _'ਅਰਿ” ਪਦ ਦਾ ਕਥਨ _ਕਰੋਂ। ਇਹ 
ਬਾਣ ਦੇ ਨਾਮ _ਹਨ।੧੫੯। 

ਪਹਿਲਾਂ _ 'ਤਟਤ _ ਜਾਨਵੀ” _ ਅਤੇ _ 'ਅਗੂਜਾ” _ (ਗੰਗਾ _ ਨਦੀ) _ ਸ਼ਬਦ _ ਬਖਾਨ _ਕਰੋਂ। 
(ਫਿਰ) _'ਤਨੁਜ _ਸਤ੍ਰ ਅਤੇ _'ਸੁਤਰਿ” ਦਾ ਉਚਾਰਨ _ਕਰੋ। _(ਇਹ) ਬਾਣ ਦੇ ਨਾਮ ਵਜੋਂ 
ਪਛਾਣੋ।੧੬0। _ ਗੰਗਾ, _ਗਿਰਿਜਾ _(ਸ਼ਬਦ) _ਪਹਿਲਾਂ _ਕਹੋ _ਅਤੇ _ਫਿਰ ਪੁਤ _ਪਦ _ ਜੋੜੋ। 
(ਫਿਰ) ਸਤਰ ਕਹਿ ਕੇ _'ਸੁਤਰਿ” _ਪਦ _ਉਚਾਰੋ। _(ਇਨ੍ਹਾਂ ਨੂੰ) _ਬਾਣ _ਦਾ ਨਾਮ _ਸਮਝ 
ਲਵੇ।੧੬੧। 

ਨਾਕਾਲੇ _ਅਤੇ _ਸਰਿਤੇਸਰੀ (ਗੰਗਾ _ਦੇ _ਨਾਮ) ਪਹਿਲਾਂ _ਕਹੋ। (ਫਿਰ) 'ਸੁਤ _ਅਰਿ” 
ਅਤੇ _'ਸੂਤਰਿ” ਪਦਾਂ _ਦਾ _ਕਥਨ _ਕਰੋ। _ਇਹ _ਸਾਰੇ ਨਾਮ _ਗੰਗਾ _ਦੇ _ਹਨ।੧੬੨। _'ਭੀਖਮ” 
ਅਤੇ _'ਸਾਂਤਨੁਸੁਤ` (ਸ਼ਬਦ) ਕਹਿ ਕੇ ਫਿਰ 'ਅਰਿ” ਪਦ ਕਹੋ। (ਫਿਰ) 'ਸੂਤ” ਪਦ ਕਹਿ 
ਕੇ ਅਤ ਉਤੇ 'ਅਰਿ” ਦਾ ਕਥਨ _ਕਰੋ। (ਇਹ) ਬਾਣ _ਦੇ ਨਾਮ _ਵਜੋਂ _ਪਛਾਣੋ।੧੬੩। 


੪੨੬ 


ਸੀ _ਦਸਮ-ਗ੍ਰੰਥ _ਸਾਹਿਬ 


ਗਾਂਗੇਯ ਨਦੀਅਜ _ਉਚਰਿ ਸਰਿਤਜ _ਸਤ੍ਹ ਬਖਾਨ। 
ਸੂਤ ਉਚਰਿ ਅੰਤ _ਅਰਿ _ਉਚਰਿ ਨਾਮ _ਬਾਨ _ਪਹਿਚਾਨ। _੧੬੪। 
ਤਾਲਕੇਤੁ ਸਵਿਤਾਸ _ਭਨਿ ਆਦਿ ਅੰਤ ਅਰਿ ਦੇਹੁ। 


ਸੂਤ ਉਚਰਿ ਰਿਪੁ ਪੁਨਿ ਉਚਰਿ ਨਾਮ ਬਾਨ ਲਖਿ ਲੇਹੁ। ੧੬੫। 


ਨਾਮ _ਬਾਨ ਕੇ ਸਕਲ ਹੀ ਲੀਜੋ ਚਤੁਰ ਪਛਾਨ। _੧੬੬। 

ਭਾਰਦ੍ਰਾਜ ਦ੍ਰੋਣਜ ਪਿਤਾ _ਉਚਰਿ _ਸਿਖ੍ਯ _ਪਦ ਦੇਹੁ। 

ਸੂਤਰਿ ਬਹੁਰਿ _ਬਖਾਨੀਯੈ ਨਾਮ _ਬਾਨ _ਲਖਿ ਲੇਹੁ। _੧੬੭। 
ਸਰਨਾ 

ਪ੍ਰਿਥਮ _ਜੁਧਿਸਟਰ ਭਾਖਿ ਬੰਧੁ ਸਬਦ ਪੁਨਿ _ਭਾਖਯੈ। 

ਜਾਨ ਹਿਰਦੈ ਮੈ ਰਾਖੁ ਸਕਲ ਨਾਮ ਏ ਬਾਨ ਕੇ। ੧੬੮। 
ਦੰਹਰ” 

ਦੁਉਭਯਾ ਪੰਚਾਲਿ ਪਤਿ ਕਹਿ ਪੁਨਿ ਭ੍ਰਾਤ ਉਚਾਰਿ। 

ਸੁਤ ਅਰਿ ਕਹਿ ਸਭ ਬਾਨ ਕੇ ਲੀਜੋ ਨਾਮ ਸੁ _ਧਾਰਿ। ੧੬੯। 

ਧਰਮਰਾਜ _ਧਰਮਜ _ਉਚਰਿ ਬੈਧੁ ਸਬਦ ਪੁਨਿ ਦੇਹੁ। 

ਸੂਤਰਿ ਬਹੁਰਿ _ਬਖਾਨਯੈ ਨਾਮ _ਬਾਨ _ਲਖਿ ਲੇਹੁ। _੧੭0। 


ਕਾਲਜ _ਧਰਮਜ _ਸਲਰਿਪੁ ਕਹਿ ਪਦ ਬੰਧੁ _ਬਖਾਨ। 

ਸੂਤਰਿ ਬਹੁਰਿ _ਬਖਾਨੀਯੈ ਸਭ _ਸਰ ਨਾਮ _ਪਛਾਨ। _੧੭੧। 
ਬਈਵਸਤ _ਪਦ ਪ੍ਰਿਥਮ _ਕਹਿ ਪੁਨਿ ਸੁਤ ਸਬਦ _ਬਖਾਨਿ। 
ਬੰਧੁ ਉਚਰਿ ਸੂਤਰਿ ਉਚਰਿ ਸਭ _ਸਰ ਨਾਮ _ਪਛਾਨ। _੧੭੨। 


ਪ੍ਰਿਥਮ ਸੂਰਜ ਕੇ ਨਾਮ ਲੈ ਬਹੁਰਿ ਪੁਤੁ ਪਦ ਭਾਖਿ। 
ਅਨੁਜ _ਉਚਰਿ _ਸੂਤਰਿ ਉਚਰਿ ਨਾਮ _ਬਾਨ _ਲਖਿ ਰਾਖੁ। _੧੭੩। 
ਕਾਲਿੰਦੀ ਕੋ ਪ੍ਰਿਥਮ ਕਹਿ _ਪੁਨਿ ਪਦ _ਅਨੁਜ _ਬਖਾਨ। 


ਤਨੁਜ ਉਚਰਿ _ਅਨੁਜ ਅਗੁ _ਕਹਿ ਸਰ ਕੇ ਨਾਮ _ਪਛਾਨ। _੧੭੪। 


ਜਮੁਨਾ ਕਾਲਿੰਦੀ ਅਨੁਜ ਕਹਿ ਸੁਤ ਬਹੁਰਿ _ਬਖਾਨ। 
ਅਨੁਜ _ਉਚਰਿ _ਸੂਤਰਿ ਉਚਰਿ ਸਰ ਕੇ ਨਾਮ _ਪਛਾਨ। _੧੭੫। 
ਪੰਡੁ ਪੁਤ੍ਰ ਕੁਰ ਰਾਜ ਭਨਿ ਬਹੁਰਿ ਅਨੁਜ ਪਦੁ ਦੇਹੁ। 


ਸੁਤ ਉਚਾਰਿ ਅੰਤਿ ਅਰਿ ਉਚਰਿ ਨਾਮ ਬਾਨ ਲਖ _ਲੇਹੁ। ੧੭੬। 


ਜਊਧਿਸਟਰ _ਭੀਮਾਗੂ _ਭਨਿ _ਅਰਜੁਨਾਗੂ _ਪੁਨਿ _ਭਾਖੁ। 


ਸੁਤ ਆਦਿ ਅੰਤਿ ਅਰਿ ਉਚਰਿ ਨਾਮ ਬਾਨੁ _ਲਖਿ ਰਾਖੁ। ੧੭੭। 


ਨੁਕਲ ਬੰਧੁ _ਸਹਿਦੇਵ ਅਨੁਜ ਕਹਿ ਪਦ ਬੈਧੁ _ਉਚਾਰਿ। 
ਸੂਤ ਆਦਿ ਅੰਤ ਅਰਿ ਉਚਰਿ ਸਰ ਕੇ ਨਾਮ ਬਿਚਾਰ। ੧੭੮। 


ਸਸੜ ਨਾਮ ਮਾਲਾ ੪੨੭ 


ਗਾਂਗੇਯ, _ਨਦੀਅਜ _ਅਤੇ _ਸਰਿਤਜ _(ਭੀਸ਼ਮ _ਦੇ ਨਾਮ) _ਉਚਾਰ _ਕੇ _(ਫਿਰ) 'ਸਤ੍ਹ” 
ਪਦ _ਜੋੜੋ। (ਮਗਰੋਂ) _'ਸੂਤ” ਸ਼ਬਦ _ਉਚਾਰ _ਕੇ ਅੰਤ ਉਤੇ _'ਅਰਿ” ਪਦ ਦਾ ਕਥਨ _ਕਰੋ। 
(ਇਨ੍ਹਾਂ ਨੂੰ) _ਬਾਣ _ਦੇ ਨਾਮ _ਵਜੋਂ _ਪਛਾਣੋ।੧੬੪। _ਤਾਲਕੇਤੁ _ਅਤੇ _ਸਵਿਤਾਸ _(ਭੀਸ਼ਮ ਦੇ 
ਨਾਮ) ਪਹਿਲਾਂ ਕਹੋ ਅਤੇ _ਅੰਤ _ਉਤੇ _'ਅਰਿ” ਪਦ ਜੋੜੋਂ। (ਮਗਰੋਂ) _'ਸੂਤ” ਸ਼ਬਦ _ਉਚਾਰ 
ਕੇ ਫਿਰ 'ਰਿਪੁ” ਪਦ _ਉਚਾਰੋ। _ (ਇਹ) _ਬਾਣ _ਦੇ _ਨਾਮ _ਸਮਝ _ਲਵੋ।੧੬੫। 

ਪਹਿਲਾਂ 'ਦ੍ਰੋਣ” ਕਹਿ ਕੇ (ਫਿਰ) “ਸਿਖ੍ਯ` ਕਥਨ ਕਰੋ। (ਇਸ) ਪਿਛੋਂ _'ਸੂਤਰਿ” ਸ਼ਬਦ 
ਕਥਨ _ਕਰੋ। _(ਇਹ) _ਨਾਮ _ਬਾਣ _ਦੇ _ਹਨ, _ਚਤੁਰੋ! ਪਛਾਣ _ਲਵੋ।੧੬੬। _ਭਾਰਦ੍ਰਾਜ _'ਦ੍ਰੋਣਜ 
ਪਿਤਾ” (ਦੋੋਣਾਚਾਰਯ ਦੇ ਨਾਮ) ਪਹਿਲਾਂ ਕਹਿ ਕੇ (ਫਿਰ) 'ਸਿਖ੍ਯ` ਪਦ ਕਹਿ _ਦਿਓ। ਮਗਰੋ 
'ਸੂਤਰਿ” ਦਾ ਕਥਨ _ਕਰੋਂ। (ਇਨ੍ਹਾਂ ਨੂੰ) _ਬਾਣ _ਦੇ _ਨਾਮ _ਸਮਝ _ ਲਵੋਂ।੧੬੭। 


੮ 


ਪਹਿਲਾਂ _'ਜੁਧਿਸਟਰ” (ਸ਼ਬਦ) ਕਹੋ, ਫਿਰ ਬੰਧੁ” (ਭਰਾ) ਸ਼ਬਦ ਕਥਨ ਕਰੋ। (ਇਹ) 


ਸਾਰੇ _ਬਾਣ _ਦੇ ਨਾਮ _ਸਮਝ _ਕੇ, _ਹਿਰਦੇ ਵਿਚ _ਰਖ _ਲਵੋ।੧੬੮। 
ਦੰਹਰਾ 

'ਦੁਉਭਯਾ” ਅਤੇ _'ਪੰਚਾਲਿ ਪਤਿ” ਕਹਿ ਕੇ ਫਿਰ 'ਭ੍ਰਾਤ` (ਸ਼ਬਦ) ਦਾ ਉਚਾਰਨ ਕਰੋ। 
(ਮਗਰੋਂ) _'ਸੁਤ _ਅਰਿ? ਸ਼ਬਦ ਕਹਿ _ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ _ਲਵੋ।੧੬੯। 
ਧਰਮਰਾਜ, _ਧਰਮਜ _(ਯੁਧਿਸਟਰ ਦੇ ਨਾਮ _ਪਹਿਲਾਂ) ਉਚਾਰ ਕੇ, ਫਿਰ 'ਬੰਧੁ” ਸ਼ਬਦ ਜੋੜ 
ਦਿਓ। ਫਿਰ _'ਸੂਤਰਿ”` ਸ਼ਬਦ _ਦਾ _ਕਥਨ _ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ _ਸਮਝ 
ਲਵੇੰ।੧੭0। 

ਕਾਲਜ, _ਧਰਮਜ, _ਸਲਰਿਪੁ _(ਯੂਧਿਸ਼ਟਰ ਦੇ ਨਾਮ) ਕਹਿ ਕੇ (ਫਿਰ) 'ਬੰਧੁ” ਪਦ 
ਦਾ ਬਖਾਨ _ਕਰੋਂ। _ਮਗਰੋ'_'ਸੂਤਰਿ” ਸ਼ਬਦ _ਦਾ ਉਚਾਰਨ _ਕਰੋ। (ਇਹ) ਸਾਰੇ ਬਾਣ ਦੇ ਨਾਮ 
ਹਨ।੧੭੧। ਪਹਿਲਾਂ _“ਬਈਵਸਤ” (ਸੂਰਜ) _ਪਦ ਕਹਿ ਕੇ ਫਿਰ 'ਸੁਤ` ਪਦ ਦਾ ਬਖਾਨ 
ਕਰੋ। (ਮਗਰੋਂ) 'ਬੰਧੁ” ਅਤੇ _'ਸੂਤਰਿ” _ਪਦਾਂ ਦਾ ਕਥਨ _ਕਰੋਂ। (ਇਨ੍ਹਾਂ) ਸਭ ਨੂੰ ਬਾਣ ਦਾ 
ਨਾਮ _ਸਮਝੋ।੧੭੨। 

ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤ੍ਰ ਪਦ _ਜੋੜੋਂ। (ਫਿਰ) _'ਅਨੁਜ” ਕਹਿ 
ਕੇ _'ਸੂਤਰਿ” ਦਾ ਉਚਾਰਨ _ਕਰੋ। (ਇਨ੍ਹਾਂ `ਨੂੰ) ਬਾਣ _ਦਾ ਨਾਮ _ਸਮਝ _ਲਵੋ।੧੭੩। ਪਹਿਲਾਂ 
'ਕਾਲਿੰਦੀ` (ਪਦ) ਕਹਿ ਕੇ ਫਿਰ 'ਅਨੁਜ” ਪਦ ਜੋੜੋ। _(ਮਗਰੋਂ) 'ਤਨੁਜਾ” ਕਹਿ ਕੇ 'ਅਨੁਜ” 
ਅਤੇ _'ਅਗੂ” _ਕਹੋ। _ਇਸ _ਤਰ੍ਹਾਂ ਬਾਣ _ਦੇ _ਨਾਮ _ਬਣ _ਜਾਣਗੇ।੧੭੪। 

ਜਮੁਨਾ ਅਤੇ ਕਾਲਿੰਦੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ” ਅਤੇ 'ਸੁਤ” (ਪਦਾਂ) 
ਦਾ ਕਥਨ ਕਰੋ। (ਫਿਰ) 'ਅਨੁਜ” ਅਤੇ 'ਸੂਤਰਿ” ਉਚਾਰੋਂ। ਇਹ ਸਾਰੇ ਬਾਣ ਦੇ ਨਾਮ ਸਮਝ 
ਲਵੋਂ।੧੭੫। ਪਹਿਲਾਂ 'ਪੰਡੂ ਪੁਤੁ” ਜਾਂ _'ਕੁਰ” ਕਹਿ ਕੇ ਫਿਰ “ਰਾਜ” ਅਤੇ 'ਅਨੁਜ” ਪਦ ਕਹੋਂ। 
(ਫਿਰ) “ਸੁਤ” ਅਤੇ 'ਅਰਿ” ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ _ਲਵੋ।੧੭੬। 

(ਪਹਿਲਾਂ) “ਜਊਧਿਸਟਰ” ਦੇ ਨਾਮ 'ਭੀਮਾਗੂ” ਅਤੇ ਫਿਰ 'ਅਰਜਨਾਗੁ” ਕਹੋਂ। (ਮਗਰੋ) 
“ਸੁਤ” ਅਤੇ ਅੰਤ ਉਤੇ '“ਅਰਿ?” ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ।੧੭੭। (ਪਹਿਲਾਂ) 
“ਨਕੁਲ-ਬੰਧੁ” ਅਤੇ 'ਸਹਿਦੇਵ ਅਨੁਜ” ਕਹਿ ਕੇ ਫਿਰ 'ਬੰਧੁ” ਪਦ ਕਹੋ। (ਮਗਰੋ) ਸੂਤ ਪਦ 
ਪਹਿਲਾਂ ਅਤੇ 'ਅਰਿ” ਸ਼ਬਦ ਅੰਤ ਉਤੇ ਕਥਨ ਕਰੋਂ। (ਇਹ) ਬਾਣ ਦੇ ਨਾਮ ਸਮਝੋ।੧੭੮। 


੪੨੮ 


ਸੀ _ਦਸਮ-ਗ੍ੰਥ _ਸਾਹਿਬ 


ਜਾਗਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰਿ ਉਚਾਰਿ। 
ਅਨੁਜ ਆਦਿ ਸੂਤਾਂਤ ਕਰਿ ਸਭ _ਸਰੁ ਨਾਮ _ਅਪਾਰ। _੧੭੯। 


ਪ੍ਰਿਥਮ ਦ੍ਰੋਪਦੀ ਦੁਪਦਜਾ _ਉਚਰਿ ਸੁ ਪਤਿ ਪਦ ਦੇਹੁ। 


ਸਿ 


ਅਨੁਜ ਉਚਰਿ _ਸੂਤਰਿ ਉਚਰਿ ਨਾਮ ਬਾਨ _ਲਖਿ _ਲੇਹੁ। ੧੮0। 
ਧ੍ਰਿਸਟੁ ਦੂਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ _ਬਖਾਨ। 
ਅਨੁਜ _ਉਚਰਿ _ਸੂਤਰਿ ਉਚਰਿ ਨਾਮ _ਬਾਨ ਕੇ _ਜਾਨ। _੧੮੧। 
ਦੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ। 
ਅਨੁਜ _ਉਚਰਿ _ਸੂਤਰਿ ਉਚਰਿ ਨਾਮ ਬਾਨ _ਲਖਿ ਰਾਖੁ। ੧੮੨। 


ਪ੍ਰਿਥਮ ਨਾਮ ਲੈ ਦੂਪਤ ਕੋ _ਜਾਮਾਤਾ ਪੁਨਿ ਭਾਖਿ। 

ਅਨੁਜ _ਉਚਰ _ਸੂਤਰਿ ਉਚਰਿ ਨਾਮ _ਬਾਨ _ਲਖਿ ਰਾਖੁ। ੧੮੩। 
ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ। 
ਭਗਨੀ ਕਹਿ ਪਤਿ _ਭ੍ਰਾਤ ਕਹਿ ਸੂਤਰਿ ਬਾਨ _ਬਿਚਾਰ। _੧੮੪। 
ਅਸੁਰ ਰਾਜ ਸੁਤਾਂਤ ਕਰਿ _ਬਿਸਿਖ _ਬਾਰਹਾ _ਬਾਨ। 

ਤੂਨੀਰਪ ਦੁਸਟਾਂਤ ਕਰਿ ਨਾਮ ਤੀਰ ਕੇ _ਜਾਨ। _੧੮੫। 
ਮਾਦੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ _ਬਖਾਨ। 

ਅਗੂ _ਅਨੁਜ _ਸੂਤਰਿ _ਉਚਰਿ ਸਰ ਕੇ ਨਾਮ _ਪਛਾਨ। ੧੮੬। 
ਸੁਗੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ _ਬਖਾਨ। 

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ। _੧੮੭। 
ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ। 
ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ। ੧੮੮। 
ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ _ਬਖਾਨ। 

ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ _ਪਛਾਨ। ੧੮੯। 
ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ_ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੧੯0। 
ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ। 

ਪਿਤਾ ਉਚਰਿ _ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ। ੧੯੧। 
ਮੇਘਨਾਦ ਭਨ _ਜਲਦਧੁਨਿ ਪੁਨਿ ਘਨਨਿਸਨ ਉਚਾਰਿ। 
ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ _ਧਾਰ। ੧੯੨। 
ਅੰਬੁਦ ਧੁਨਿ _ਭਨਿ ਨਾਦ ਘਨ ਪੁਨਿ ਪਿਤ ਸਬਦ _ਉਚਾਰਿ। 
ਅਰਿ ਪਦਿ ਬਹੁਰਿ ਬਖਾਨੀਯੈ ਸਰ ਕੇ ਨਾਮ _ਵਿਚਾਰ। ੧੯੩। 
ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ _ਬਖਾਨਿ। 
ਪਿਤ ਕਹਿ ਅਰਿ ਸਬਦੋ ਉਚਾਰਿ ਨਾਮ _ਬਾਨ ਕੇ _ਜਾਨ। ੧੯੪। 


ਸਸੜ _ ਨਾਮ _ ਮਾਲਾ ੪੨੯ 


ਪਹਿਲਾਂ _'ਜਾਗਸੇਨਿ” _(ਦੂਪਦ _ਦੀ ਪੁੱਤਰੀ, ਦ੍ਰੋਪਦੀ) ਸ਼ਬਦ ਕਹੋ, ਫਿਰ _'ਪਤਿ” ਪਦ 
ਜੋੜੋ। _(ਮਗਰੋਂ) ਪਹਿਲਾਂ _'ਅਨੁਜ” ਅਤੇ _ਫਿਰ _'ਸੂਤਾਂਤ _ਕਰਿ” ਸ਼ਬਦਾਂ _ਦਾ _ਉਚਾਰਨ _ਕਰੋਂ। 
(ਇਹ) ਬਾਣ ਦੇ ਨਾਮ _ਹਨ।੧੭੯। ਪਹਿਲਾਂ _'ਦ੍ਰੋਪਦੀ' ਅਤੇ _'ਦੂਪਦਜਾ” ਉਚਾਰ ਕੇ (ਫਿਰ) 
“ਪਤਿ” ਪਦ ਜੋੜੋ। (ਫਿਰ) 'ਅਨੁਜ` ਕਹਿ ਕੇ _'ਸੂਤਰਿ” ਕਥਨ ਕਰੋ, (ਇਹ) ਬਾਣ ਦੇ ਨਾਮ 
ਸਮਝੇ ।੧੮0। 

ਪਹਿਲਾਂ 'ਧ੍ਰਿਸਟੁ ਦੂਮਨੁਜਾ” (ਦ੍ਰੋਪਦੀ) ਕਹਿ ਕੇ ਫਿਰ 'ਪਤਿ” ਸ਼ਬਦ ਦਾ ਬਖਾਨ ਕਕੋਂ। 
(ਮਗਰੋਂ) _'ਅਨੁਜ” ਸ਼ਬਦ _ਦਾ ਉਚਾਰਨ _ਕਰ _ਕੇ 'ਸੂਤਰਿ” ਸ਼ਬਦ _ਕਹੋ। (ਇਨ੍ਹਾਂ ਨੂੰ) ਬਾਣ 
ਦਾ ਨਾਮ _ਸਮਝੋ।੧੮੧। ਪਹਿਲਾਂ _'ਦੂਪਤ” ਅਤੇ 'ਦ੍ਰੋਣ ਰਿਪੁ”` ਕਹਿ ਕੇ ਫਿਰ 'ਜਾ” ਅਤੇ 
“ਪਤਿ” ਪਦ ਕਥਨ _ਕਰੋ। (ਮਗਰੋਂ) _'ਅਨੁਜ` ਕਹਿ ਕੇ ਫਿਰ 'ਸੂਤਰਿ” ਦਾ ਉਚਾਰਨ _ਕਰੋਂ। 
(ਇਨ੍ਹਾਂ ਨੂੰ) _ਬਾਣ _ਦਾ _ਨਾਮ _ਜਾਣ _ਲਵੋ।੧੮੨। 
ਨਾਮ ਲੈ ਕੇ ਫਿਰ 'ਜਾਮਾਤਾ? (ਜਵਾਈ) ਸ਼ਬਦ _ਕਹੋਂ। _(ਫਿਰ) 
ਉਚਾਰਨ _ਕਰੋ। _ਇਹ _ਬਾਣ _ਦੇ ਨਾਮ _ਸਮਝ _ ਲਵੋ।੧੮੩। 
ਪਹਿਲਾਂ _'ਦੋਣ” ਦਾ ਨਾਮ ਲਵੋ, ਫਿਰ 'ਅਰਿ” ਪਦ ਦਾ ਕਥਨ _ਕਰੋ। (ਮਗਰੋਂ) “ਭਗਨੀ ਪਤਿ? 
'ਭਰਾਤ', _“ਸੂਤਰਿ” _ਕਹੋ। _(ਇਹ) ਬਾਣ _ਦੇ _ਨਾਮ _ਵਜੋਂ _ਵਿਚਾਰੋ।੧੮੪। 

“ਅਸੁਰ ਰਾਜ _ਸੁਤਾਂਤ ਕਰਿ” (ਰਾਵਣ ਦੇ ਪੁੱਤਰ ਦਾ ਅੰਤ ਕਰਨ ਵਾਲਾ), ਬਿਸਖ, 
ਬਾਰਹਾ _(ਖੰਭਾਂ ਵਾਲਾ) _ਬਾਨ, _ਤੂਨੀਰਪ ਅਤੇ _ਦੁਸਟਾਂਤ-ਕਰਿ (ਇਹ ਸਾਰੇ) ਨਾਮ _ਬਾਣ ਦੇ 
ਜਾਣਨੇ _ਚਾਹੀਦੇ _ਹਨ।੧੮੫। ਪਹਿਲਾਂ _'ਮਾਦੂੀ` ਸ਼ਬਦ ਕਹੋ, ਫਿਰ _'ਸੁਤ” ਸ਼ਬਦ ਕਥਨ _ਕਰੋ। 
(ਮਗਰੋਂ) _'ਅਗੂ, _ਅਨੁਜ, _ਸੂਤਰਿ” ਉਚਾਰਨ ਕਰੋ, (ਇਹ) ਬਾਣ _ਦੇ ਨਾਮ _ਸਮਝੋ।੧੮੬। 

ਪਹਿਲਾਂ _'ਸੁਗ੍ਰੀਵ` ਸ਼ਬਦ _ਕਹੋਂ, _ਫਿਰ _'ਅਰਿ” ਸ਼ਬਦ _ਕਥਨ _ਕਰੋ। _(ਇਹ) ਸਾਰੇ 
ਨਾਮ _ਬਾਣ ਦੇ _ਹਨ। _ਚਤੁਰੋ! _ਜਾਣ _ਲਵੋ। _(ਇਥੇ _ਸੁਗ੍ਰੀਵ ਦੇ ਨਾਲ ਬੰਧੁ _ਸ਼ਬਦ _ਵੀ 
ਚਾਹੀਦਾ _ਹੈ)।੧੮੭। ਪਹਿਲਾਂ “ਦਸ ਗ੍ਰੀਵ` ਅਤੇ “ਦਸ _ਕੰਠ” ਪਦ _ਕਹੋ। ਫਿਰ _'ਅਰਿ” 
ਪਦ _ਦਾ ਉਚਾਰਨ _ਕਰੋ। _(ਇਹ) ਸਾਰੇ _ਬਾਣ ਦੇ ਨਾਮ _ਹਨ। ਚਤੁਰ ਜਨ ਵਿਚਾਰ _ਕਰ 
ਲੌੰਣ।੧੮੮। 

ਪਹਿਲਾਂ _“ਜਟਾਯੁ” ਸ਼ਬਦ ਕਹੋ ਅਤੇ ਫਿਰ 'ਅਰਿ? ਪਦ ਦਾ ਕਥਨ ਕਰੋ। ਫਿਰ 'ਰਿਪੁ” 
ਪਦ _ਦਾ ਉਚਾਰਨ _ਕਰੋ, _(ਇਹ) ਬਾਣ _ਦੇ ਨਾਮ _ਸਮਝ __ ਲਵੋ।੧੮੯। ਪਹਿਲਾਂ _ “ਰਾਵਣ” 
ਅਤੇ _'ਰਸਾਸੁਰ” (ਰਸਿਕ ਅਸੁਰ) ਸ਼ਬਦ ਕਹੋ ਅਤੇ ਅੰਤ ਉਤੇ _'ਅਰਿ” ਸ਼ਬਦ ਰਖੋ। (ਇਹ) 
ਸਾਰੇ _ਨਾਮ _ ਬਾਣ _ਦੇ _ਹਨ। _ ਚਤੁਰ _ ਪੁਰਸ਼ _ਵਿਚਾਰ _ ਲੈਣ।੧੯0। 

ਪਹਿਲਾਂ _'ਮੇਘ” ਦੇ ਨਾਮ ਲੈ ਕੇ ਅੰਤ ਉਤੇ 'ਧੁਨਿ” ਸ਼ਬਦ _ਰਖੋਂ। (ਮਗਰੋਂ) “ਪਿਤਾ? 
ਅਤੇ _'ਅਰਿ” ਸ਼ਬਦ _ਉਚਾਰੋ। _(ਇਹ) _ਬਾਣ ਦੇ ਨਾਮ _ਸਮਝ _ਲਵੋ।੧੯੧। ਮੇਘ ਨਾਦ, 
ਜਲਦਧੁਨਿ _ਅਤੇ _ਘਨਨਿਸਨ (ਬਦਲ ਵਰਗੀ ਧੁਨਿ ਵਾਲਾ) ਸ਼ਬਦ _ਕਹਿ ਕੇ (ਫਿਰ) 'ਪਿਤਾ” 
ਅਤੇ _'ਅਰਿ” (ਸ਼ਬਦਾਂ ਦਾ) ਕਥਨ _ਕਰੋਂ, (ਇਨ੍ਹਾਂ ਨੂੰ) ਬਾਣ _ਦਾ ਨਾਮ _ਸਮਝ _ਲਵੋ।੧੯੨। 

ਅੰਬੁਦ ਧੁਨਿ, ਘਨ ਨਾਦ (ਮੇਘਨਾਦ ਦੇ ਨਾਂ) ਸ਼ਬਦ ਕਹਿ ਕੇ ਫਿਰ 'ਪਿਤ” ਸ਼ਬਦ 
ਉਚਾਰੋ। _ਮਗਰੋਂ _'ਅਰਿ” _ਪਦ ਕਥਨ _ਕਰੋਂ। _(ਇਹ ਸਾਰੇ) _ਬਾਣ _ਦੇ _ਨਾਮ _ਹਨ।੧੯੩। 
ਪਹਿਲਾਂ _“ਧਾਰਾਧਰ” (ਬਦਲ) ਪਦ ਕਹਿ ਕੇ ਫਿਰ 'ਧੁਨਿ” ਸ਼ਬਦ ਦਾ ਉਚਾਰਨ _ਕਰੋ। (ਬਾਦ 
ਵਿਚ) “ਪਿਤ” ਅਤੇ _'ਅਰਿ” ਸ਼ਬਦ _ਕਥਨ _ਕਰੋ। _(ਇਹ) ਬਾਣ ਦੇ ਨਾਮ _ਸਮਝੋ।੧੯੪। 


੪੨0 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਿਥਮ ਸਬਦ ਕੇ ਨਾਮ ਲੈ ਪਰਧ੍ਹਨਿ ਪੁਨਿ ਪਦ ਦੇਹੁ। 
ਧੁਨਿ ਉਚਾਰਿ ਅਰਿ ਉਚਰੀਯੈ ਨਾਮ _ਬਾਨ _ਲਖਿ ਲੇਹੁ। ੧੯੫। 
ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ। 
ਪਿਤਾ ਉਚਰਿ _ਅਰਿ _ਉਚਰੀਯੈ ਨਾਮ _ਬਾਨ _ਲਖਿ ਲੇਹੁ। ੧੯੬। 


ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ। 
ਤਾਤ ਆਦਿ ਅੰਤ ਅਰਿ _ਉਚਰਿ ਨਾਮ ਬਾਨ ਕੇ ਜਾਨ। ੧੯੭। 
ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ। 
ਪਿਤ ਕਹਿ ਅਰਿ ਪਦ ਉਚਰੌ ਨਾਮ ਬਾਨ _ਲਖਿ _ਲੇਹੁ। ੧੯੮। 


ਨੀਰ ਬਾਰਿ ਜਲ ਧਰ _ਉਚਰਿ ਧੁਨਿ ਪਦ ਬਹੁਰਿ ਬਖਾਨਿ। 
ਤਾਤ ਉਚਰਿ _ਅਰਿ _ਉਚਰੀਯੈ _ਨਾਮ _ਬਾਨ _ਪਹਿਚਾਨ। _੧੯੯। 
ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ _ਬਖਾਨ। 

ਧੂਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ _ਪਛਾਨ। _੨00। 


ਘਨ ਸੁਤ ਪ੍ਰਿਥਮ _ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ। 
ਤਾਤ ਉਚਰਿ _ਅਰਿ _ਉਚਰੀਯੈ ਸਰ ਕੇ ਨਾਮ _ਪਛਾਨ। _੨0੧। 
ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ। 
ਸਕਲ ਨਾਮ _ਏ ਬਾਨ ਕੇ ਲੀਜਹੁ ਹ੍ਰਿਦੈ ਪਛਾਨ। ੨0੨। 


ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ। 
ਤਾਤ ਉਚਰਿ _ਅਰਿ _ਉਚਰੀਯੈ ਨਾਮ _ਬਾਨ ਕੇ _ਜਾਨ। ੨0੩। 
ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ _ਬਖਾਨ। 
ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ। ੨0੪। 
ਘਨਜ ਸਬਦ ਕੋ _ਉਚਰਿ ਕੈ ਧੁਨਿ ਪਦ ਬਹੁਰਿ ਬਖਾਨ। 
ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ। _੨0੫। 
ਮਤਸ ਸਬਦ ਪਿਰਿਥਮੈ ਉਚਰਿ _ਅਛ ਸਬਦ ਪੁਨਿ ਦੇਹੁ। 
ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ _ਲਖਿ ਲੇਹੁ। ੨0੬। 


ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ। 
ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ _ਪਛਾਨ। _੨0੭। 
ਮਕਰ _ਸਬਦ ਪ੍ਰਿਥਮੈ ਉਚਰਿ ਚਖੁ _ਰਿਪੁ ਬਹੁਰ _ਬਖਾਨ। 
ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ। ੨0੮। 
ਝਖ ਪਦ ਪ੍ਰਿਥਮ ਬਖਾਨਿ ਕੈ ਚਖੁ _ਰਿਪੁ ਬਹੁਰਿ ਬਖਾਨ। 
ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ। ੨0੯। 
ਸਫਰੀ ਨੇਤਰ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ। 
ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁਧਾਰ। ੨੧0। 


ਸਸੜ _ ਨਾਮ _ ਮਾਲਾ ੪੩੧ 


ਪਹਿਲਾਂ “ਸਬਦ” (ਆਕਾਸ਼) ਨਾਮ ਲੈ ਕੇ ਫਿਰ 'ਪਰਧੂਨਿ” (ਬਦਲ) ਪਦ ਜੋੜ _ਦਿਓ। 
(ਬਾਦ _ਵਿਚ) 'ਧੁਨਿ' ਅਤੇ 'ਅਰਿ” ਸ਼ਬਦ _ਉਚਾਰੋ। _(ਇਨ੍ਹਾਂ ਨੂੰ) _ਬਾਣ _ਦਾ ਨਾਮ _ਸਮਝ 
ਲਵੋ।੧੯੫। ਪਹਿਲਾਂ “ਜਲਦ” ਸ਼ਬਦ ਉਚਾਰੋ, _ਫਿਰ _'ਨਾਦ” ਸ਼ਬਦ _ਜੋੜੋ। (ਮਗਰੋਂ) _'ਪਿਤਾ? 
ਅਤੇ _'ਅਰਿ” ਸ਼ਬਦ _ਕਥਨ _ਕਰੋ। _(ਇਨ੍ਹਾਂ ਨੂੰ) _ਬਾਣ ਨਾਮ _ਸਮਝ _ਲਵੋਂ।੧੯੬। 


ਵੋ 


ਦਾ 
ਪਹਿਲਾਂ “ਨੀਰ” ਦੇ ਨਾਮ ਲੈ ਕੇ, ਫਿਰ “ਧਰ” ਅਤੇ 'ਧੁਨਿ” ਪਦ ਕਹੋ। (ਮਗਰੋਂ) 
ਰਖੋ 


ਪਹਿਲਾਂ _'ਤਾਤ” (ਅਤੇ ਫਿਰ) ਅੰਤ ਉਤੇ 'ਅਰਿ” ਸ਼ ਖੋ। ਇਹ ਬਾਣ ਦੇ ਨਾਮ ਜਾਣ 
ਲਵੋ।੧੯੭। ਪਹਿਲਾ _“ਧਾਰਾ” (ਸਬਦ) ਉਚਾਰ ਕੇ, ਪਦ ਜੋੜ _ਦਿਓ। (ਪਿਛੋਂ) 
ਨੂ 


2 


ਜੰ ਜੂ 


“ਪਿਤ” ਅਤੇ _'ਅਰਿ” ਪਦ _ਉਚਾਰੋਂ। ਇਨ੍ਹਾਂ 


ਵਿਚ _'ਧੁਨਿ” ਪਦ ਕਹੋ। (ਫਿਰ) _'ਤਾਤ” ਅਤੇ 'ਅਰਿ? ਨੂ 
ਦਾ ਨਾਮ _ ਪਛਾਣ _ਲਵੋ।੧੯੯। ਪਹਿਲਾਂ _'ਪਾਨੀ` ਪਦ _ਉਚਾਰ _ਕੇ, ਫਿਰ _'ਧਰ” ਸ਼ਬਦ 
ਉਚਾਰੋ। (ਬਾਦ ਵਿਚ) 'ਧੁਨਿ ਪਿਤ” ਅਤੇ 'ਅਰਿ” ਸ਼ਬਦ ਕਹੋਂ। (ਇਨ੍ਹਾਂ ਨੂੰ) ਬਾਣ ਦੇ ਨਾਮ 
ਵਜੋ` ਪਛਾਣ ਲਵੋ ।੨00। 

ਪਹਿਲਾਂ “ਘਨ ਸੁਤ” ਕਹਿ ਕੇ, ਫਿਰ ਧਰ” ਅਤੇ 'ਧੁਨਿ” ਸ਼ਬਦਾਂ ਦਾ ਕਥਨ ਕਰੋ। 
(ਇਸ ਪਿਛੋਂ) 'ਤਾਤ” ਅਤੇ _'ਅਰਿ” ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ `ਨੂੰ) ਬਾਣ ਦੇ ਨਾਮ 
ਸਮਝ _ਲਵੋ।੨0੧। ਹੇ ਗੁਣੀ _ਨਿਧਾਨੋ! (ਪਹਿਲਾਂ) “ਆਬਦ ਧੁਨਿ” (ਜਲ ਦੇਣ ਵਾਲੇ ਬਦਲ 
ਦਾ ਨਾਦ) ਕਹਿ ਕੇ (ਫਿਰ) ਪਿਤ” ਅਤੇ 'ਅਰਿ” ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ 
ਨਾਮ _ ਬਾਣ _ਦੇ ਹਨ, ਹਿਰਦੇ _ਵਿਚ _ ਪਛਾਣ _ਕਰ _ ਲਵੋ1੨0੨। 

ਪਹਿਲਾਂ _“ਧਾਰ ਬਾਰਿ” ਕਹਿ ਕੇ (ਫਿਰ) ਧਰ” ਅਤੇ 'ਧੁਨਿ” ਦਾ ਉਚਾਰਨ _ਕਰੋ। 
(ਬਾਦ _ਵਿਚ) _'ਤਾਤ” ਅਤੇ _'ਅਰਿ” ਪਦਾਂ ਦਾ ਉਚਾਰਨ _ਕਰੋਂ। (ਇਨ੍ਹਾਂ ਨੂੰ) ਬਾਣ ਦਾ ਨਾਮ 
ਸਮਝੋ।੨0੩। ਪਹਿਲਾਂ _“ਨੀਰਦ” (ਸ਼ਬਦ) ਉਚਾਰ ਕੇ ਫਿਰ 'ਧੁਨਿ` ਪਦ ਦਾ ਉਚਾਰਨ _ਕਰੋ। 
(ਫਿਰ) _'ਪਿਤ” ਅਤੇ _'ਅਰਿ” ਪਦ ਕਹਿ ਕੇ ਬਾਣ ਦੇ ਨਾਮ ਪਛਾਣ _ਲਵੋ।੨0੪। 

“ਘਨਜ” ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ” ਸ਼ਬਦ ਜੋੜੋ। (ਇਹ) ਸਾਰੇ 
ਨਾਮ _ਬਾਣ _ਦੇ _ਹਨ। ਚਤੁਰ ਲੋਗੋ! ਮਨ ਵਿਚ ਵਿਚਾਰ ਕਰ _ਲਵੋਂ। (ਇਥੇ ਧੁਨਿ ਤੋਂ ਬਾਦ 
'ਅਰਿ” ਸ਼ਬਦ _ਲਗਣਾ ਚਾਹੀਦਾ _ਹੈ)।੨0੫। ਪਹਿਲਾਂ _'ਮਤਸ” _(ਮੌਛੀ) ਸ਼ਬਦ ਉਚਾਰ _ਕੇ 
ਫਿਰ 'ਅਛ” (ਔਖ) ਪਦ ਜੋੜੋ। ਫਿਰ “ਅਰਿ” ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ 
ਸਮਝ _ਲਵੋਂ।੨0੬। 

ਪਹਿਲਾਂ “ਮੀਨ” ਦੇ ਨਾਮ ਲਵੋ, ਫਿਰ 'ਚਖੁ _ਰਿਪੁ” ਸ਼ਬਦ _ਕਹੋ। (ਇਹ) ਸਾਰੇ ਨਾਮ 
ਬਾਣ _ਦੇ ਹਨ; ਹਿਰਦੇ ਵਿਚ _ਚਤਰੋ! ਵਿਚਾਰ _ਲਵੋ।੨0੭। ਪਹਿਲਾਂ “ਮਕਰ” ਸ਼ਬਦ _ਕਹੋਂ, 
ਫਿਰ 'ਚਖੁ _ਰਿਪੁ ਪਦ” ਸਦਾ ਕਥਨ _ਕਰੋ। _ਇਹ ਸਾਰੇ ਨਾਮ _ਬਾਣ ਦੇ ਹਨ। ਵਿਚਾਰਵਾਨੋ ! 
ਵਿਚਾਰ ਕਰ ਲਵੋਂ।੨0੮। 

ਪਹਿਲਾਂ _'ਝਖ” ਪਦ ਕਹਿ ਕੇ ਫਿਰ 'ਚਖੁ ਰਿਪੁ” (ਸ਼ਬਦ) ਕਥਨ _ਕਰੋਂ। ਹੇ ਚਤੁਰ 
ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ _ਲਵੋ।੨0੯। (ਪਹਿਲਾਂ) “ਸਫਰੀ ਨੇਤਰ” 
ਕਹਿ ਕੇ ਫਿਰ 'ਅਰਿ” ਪਦ ਦਾ ਉਚਾਰਨ _ਕਰੋ। ਇਹ ਸਾਰੇ ਨਾਮ _ਬਾਣ ਦੇ ਹਨ। ਕਵੀਓ! 
ਸਮਝ _ਲਵੋਂ।੨੧0। 


੪੨੨ 


ਸੀ _ਦਸਮ-ਗ੍ਰੰਥ _ਸਾਹਿਬ 


ਮਛਰੀ ਚਛੂ _ਬਖਾਨਿ ਕੈ ਅਰਿ ਪਦ ਬਹੁਰ ਉਚਾਰ। 

ਨਾਮ ਸਕਲ ਸੀ ਬਾਨ ਕੇ ਲੀਜੋ ਚਤੁਰ _ਸੁਧਾਰ। _੨੧੧। 
ਜਲਚਰ ਪ੍ਰਿਥਮ ਬਖਾਨਿ ਕੈ _ਚਖੁ ਪਦ ਬਹੁਰਿ _ਬਖਾਨ। 

ਅਰਿ ਕਹਿ ਸਭ ਹੀ ਬਾਨ ਕੇ ਲੀਜੋ ਨਾਮ _ਪਛਾਨ। ੨੧੨। 
ਬਕਤ੍ਰਾਗਜ ਪਦ _ਉਚਰਿ ਕੈ ਮੀਨ ਸਬਦ _ਅਰਿ _ਦੇਹੁ। 

ਨਾਮ _ਸਿਲੀਮੁਖ ਕੇ ਸਭੈ ਚੀਨ ਚਤੁਰ ਚਿਤਿ ਲੇਹੁ। ੨੧੩। 
ਪ੍ਰਿਥਮ ਨਾਮ ਲੈ ਮੀਨ ਕੇ ਕੇਤੁ ਸਬਦ ਪੁਨਿ ਦੇਹੁ। 

ਚਖੁ ਕਹਿ ਅਰਿ ਕਹਿ ਬਾਨ ਕੇ ਨਾਮ ਚੀਨ ਚਿਤਿ ਲੇਹੁ। ੨੧੪। 


ਸੰਬਰਾਰਿ ਪਦ ਪ੍ਰਿਥਮ ਕਹਿ ਚਖੁ ਧੁਜ ਪਦ ਪੁਨਿ ਦੇਹੁ। 
ਅਰਿ ਕਹਿ ਸਭ ਹੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੧੫। 
ਪ੍ਰਿਥਮ ਪਿਨਾਕੀ ਪਦ _ਉਚਰਿ _ਅਰਿ ਧੁਜ ਨੇਤਰ _ਉਚਾਰਿ। 
ਅਰਿ ਕਹਿ ਸਭ ਹੀ ਬਾਨ ਕੇ ਲੀਜਹੁ ਨਾਮ ਸੁ _ਧਾਰ। ੨੧੬। 
ਮਹਾਰੁਦੁ _ਅਰਿਧੁਜ _ਉਚਰਿ _ਪੁਨਿ _ਪਦ ਨੇਤਰ _ਬਖਾਨ। 
ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹਿਹਿਦੈ ਪਹਿਚਾਨ। ੨੧੭। 
ਤ੍ਰਿਪੁਰਾਂਤਕ ਅਰਿ ਕੇਤੁ ਕਹਿ ਚਖੁ _ਅਰਿ ਬਹੁਰਿ ਉਚਾਰ। 
ਨਾਮ ਸਕਲ ਏ ਬਾਨ ਕੇ ਲੀਜਹੁ ਸੁ ਕਬਿ ਸੁ ਧਾਰ। ੨੧੮। 
ਕਾਰਤਕੇਅ ਪਿਤੁ ਪ੍ਰਿਥਮ ਕਹਿ _ਅਰਿ ਧੁਜ ਨੇਤ੍ਰ _ਬਖਾਨਿ। 
ਅਰਿ ਪਦ ਬਹੁਰਿ ਬਖਾਨੀਐ ਨਾਮ _ਬਾਨ _ਪਹਿਚਾਨ। _੨੧੯। 
ਬਿਰਲ _ਬੈਰਿ ਕਰਿ _ਬਾਰਹਾ _ਬਹੁਲਾਂਤਕ _ਬਲਵਾਨ। 
ਬਰਣਾਂਤਕ _ਬਲਹਾ _ਬਿਸਿਖ _ਬੀਰ ਪਤਨ ਬਰ __ਬਾਨ। _੨੨0। 


ਪ੍੍‌ਥਿਮ ਸਲਲਿ ਕੌ ਨਾਮ ਲੈ ਧਰ ਅਰਿ ਬਹੁਰਿ _ਬਖਾਨਿ। 
ਕੇਤੁ ਚਛੂ _ਅਰਿ ਉਚਰੀਯੈ ਨਾਮ _ਬਾਨ ਕੇ _ਜਾਨ। ੨੨੧। 
ਕਾਰਤਕੇਅ ਪਦ ਪ੍ਰਿਥਮ ਕਹਿ ਪਿਤੁ _ਅਰਿ ਕੇਤੁ _ਉਚਾਰਿ। 
ਚਖੁ ਅਰਿ ਕਹਿ ਸਭ ਬਾਨ ਕੇ ਲੀਜਹੁ ਨਾਮ ਸੁ _ਧਾਰ। ੨੨੨। 
ਪ੍ਰਿਥਮ ਪਿਨਾਕੀ ਪਾਨਿ ਕਹਿ ਰਿਪੁ ਧੁਜ ਚਖੁ ਅਰਿ ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੨੩। 
ਪਸੁ ਪਤਿ ਸੁਰਿਧਰ ਅਰਿ ਉਚਰਿ ਧੁਜ ਚਖੁ _ਸਤ੍ਹ _ਬਖਾਨ। 


ਸਕਲ ਨਾਮ ਸਰੀ ਬਾਨ ਕੇ ਚਤੁਰ ਚਿਤ ਮੈ ਜਾਨ। ੨੨੪੧ 
ਪਾਰਬਤੀਸ ਅਰਿ ਕੇਤੁ ਚਖੁ ਕਹਿ ਰਿਪੁ ਪੁਨਿ ਪਦ ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੨੫। 
ਸਤਰ ਸਾਂਗ ਸਾਮੁਹਿ ਚਲਤ _ਸਤੂ _ਮਾਨ ਕੋ ਖਾਪ। 

ਸਕਲ _ਸਿਰਿਸਟ ਜੀਤੀ ਤਿਸੈ ਜਪੀਅਤੁ ਤਾ ਕੋ _ਜਾਪੁ। ੨੨੬। 
ਸਕਲ ਸੰਭੁ ਕੇ ਨਾਮ ਲੈ ਅਰਿ ਧੁਜ ਨੇਤ _ਬਖਾਨਿ। 

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ _ਅਪ੍ਰਮਾਨ। _੨੨੭। 


ਸਸੜ ਨਾਮ ਮਾਲਾ ੪੩੨੬੩ 


(ਪਹਿਲਾਂ) 'ਮਛਰੀ _ਚਛੁ” ਕਹਿ ਕੇ ਫਿਰ 'ਅਰਿ” ਪਦ ਨੂੰ ਜੋੜੋ। (ਇਹ) ਸਾਰੇ ਨਾਮ 
ਬਾਣ _ਦੇ ਹਨ, ਵਿਦਵਾਨ _ਲੋਕ _ਸਮਝ _ਲੈਣ।੨੧੧। ਪਹਿਲਾਂ _'ਜਲਚਰ” ਕਹਿ ਕੇ, _ਬਾਦ 
ਵਿਚ _'ਚਖੁ” ਪਦ ਦਾ ਕਥਨ ਕਰੋਂ। (ਫਿਰ) 'ਅਰਿ” ਸ਼ਬਦ ਕਹਿ ਦਿਓ। (ਇਹ) ਬਾਣ ਦੇ 
ਨਾਮ _ਸਮਝ ਲਵੋ ।੨੧੨। 

(ਪਹਿਲਾਂ) 'ਬਕਤ੍ਰਾਗਜ` (ਮੂੰਹ ਦੇ ਅਗੇ ਰਹਿਣ ਵਾਲਾ, ਨੇਤ) ਪਦ ਕਹਿ ਕੇ ਫਿਰ 


“ਮੀਨ” ਅਤੇ _'ਅਰਿ” ਪਦ ਜੋੜੋ। _(ਇਹ) ਸਾਰੇ _ਨਾਮ _ਸਿਲੀਮੁਖ (ਬਾਣ) _ਦੇ ਹਨ, (ਇਨ੍ਹਾਂ 
ਨੂੰ) ਮਨ ਵਿਚ ਪਛਾਣ _ਲਵੋ।੨੧੩। ਪਹਿਲਾਂ _'ਮੀਨ” ਦੇ ਨਾਮ ਲੈ ਕੇ ਫਿਰ 'ਕੇਤੁ` ਸ਼ਬਦ 
ਜੋੜ _ਦਿਓ। (ਫਿਰ) 'ਚਖੁ” ਅਤੇ 'ਅਰਿ” ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ 
ਨਾਮ _ ਸਮਝ _ਲਵੇਂ ।੨੧੪। 

ਪਹਿਲਾਂ _“ਸੰਬਰਾਰਿ”` ਪਦ ਕਥਨ ਕਰੋ, ਫਿਰ 'ਧੁਜ” ਅਤੇ 'ਚਖੁ? ਸ਼ਬਦਾਂ ਦਾ ਉਚਾਰਨ 
ਕਰੋ। (ਫਿਰ) 'ਅਰਿ” ਪਦ ਕਹਿ _ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ _ਲਵੋ।੨੧੫। 
ਪਹਿਲਾਂ _'ਪਿਨਾਕੀ` ਪਦ ਦਾ ਉਚਾਰਨ ਕਰੋ, _(ਫਿਰ) _'ਅਰਿ” 'ਧੁਜ” ਅਤੇ ਨੇਤਰ” _ਪਦਾਂ ਨੂੰ 
ਜੋੜੋ। _(ਫਿਰ) _'ਅਰਿ? ਸ਼ਬਦ ਕਹਿ _ਦਿਓ। (ਇਹ) ਬਾਣ _ਦੇ ਨਾਮ _ਸਮਝ _ਲਵੋਂ।੨੧੬। 

ਪਹਿਲਾਂ _'ਮਹਾਰੁਦੁ _ਅਰਿਧੁਜ” ਪਦ ਕਥਨ _ਕਰ ਕੇ, ਫਿਰ 'ਨੇਤ੍ਰ ਪਦ ਦਾ ਬਖਾਨ 
ਕਰੋ। (ਇਸ ਪਿਛੋਂ) _'ਅਰਿ” ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ 
ਪਛਾਣ _ਲਵੋਂ।੨੧੭। ਪਹਿਲਾਂ _'ਤ੍ਰਿਪੁਰਾਂਤਕ _ਅਰਿ _ਕੇਤੁ` ਕਹਿ ਕੇ ਫਿਰ 'ਚਖੁ _ਅਰਿ” ਪਦ 
ਜੋੜੋ। _ (ਇਹ) _ ਸਾਰੇ _ਨਾਮ _ਬਾਣ _ਦੇ _ਹਨ। _ ਕਵੀਜਨ _ ਸੁਧਾਰ _ ਲੈਣ।੨੧੮। 

ਪਹਿਲਾਂ “ਕਾਰਤਕੇਅ ਪਿਤੁ” ਕਹਿ ਕੇ ਫਿਰ 'ਅਰਿ ਧੁਜ ਨੇਤ” ਕਹੋ। ਫਿਰ 'ਅਰਿ” 
ਪਦ ਦਾ ਉਚਾਰਨ _ਕਰੋ। (ਇਨ੍ਹਾਂ `ਨੂੰ) ਬਾਣ _ਦਾ ਨਾਮ _ਪਛਾਣੋ।੨੧੯। _ਬਿਰਲ _ਬੈਰਿ ਕਰਿ 
(ਵੈਰੀਆਂ ਨੂੰ ਵਿਰਲਾ _ਕਰਨ _ ਵਾਲਾ), _ਬਾਰਹਾ, _ਬਹੁਲਾਂਤਕ, ਬਲਵਾਨ, _ਬਰਣਾਂਤਕ, _ਬਲਹਾ, 


ਬਿਸਿਖ, _ਬੀਰ _ਪਤਨ | (ਇਹ ਨਾਮ) _ਬਾਣ _ਦੇ _ਹਨ।੨੨0। 

ਪਹਿਲਾਂ _'ਸਲਲਿ” ਦਾ ਨਾਮ ਲੈ ਕੇ, ਫਿਰ 'ਧਰ” ਅਤੇ _'ਅਰਿ” ਪਦ ਕਥਨ _ਕਰੋਂ। 
ਫਿਰ _'ਕੇਤੁ _ਚਛੁ _ਅਰਿ” ਉਚਾਰਨ _ਕਰੋ। _(ਇਨ੍ਹਾਂ ਨੂੰ) ਬਾਣ ਦਾ ਨਾਮ _ਸਮਝ _ਲਵੋ।੨੨੧। 
ਪਹਿਲਾਂ “ਕਾਰਤਕੇਅ` ਸ਼ਬਦ ਕਹਿ ਕੇ, ਫਿਰ 'ਪਿਤੁ”, 'ਅਰਿ?” ਅਤੇ 'ਕੇਤੁ” ਦਾ ਉਚਾਰਨ ਕਰ 
ਲਵੋ। _(ਫਿਰ) _'ਚਖੁ _ਅਰਿ” ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ _ਲਵੋ।੨੨੨। 

ਪਹਿਲਾਂ _'ਪਿਨਾਕੀ` ਅਤੇ 'ਪਾਨਿ” ਕਹਿ ਕੇ 'ਰਿਪੁ ਧੁਜ ਚਖੁ ਅਰਿ” ਪਦ ਜੋੜੋ। (ਇਹ) 
ਸਾਰੇ ਨਾਮ _ਬਾਣ ਦੇ ਹਨ, ਮਨ ਵਿਚ ਵਿਚਾਰ _ਲਵੋ।੨੨੩। (ਪਹਿਲਾਂ) ਪਸੁ _ਪਤਿ” ਅਤੇ 
“ਸੁਰਿਧਰ” ਕਹਿ ਕੇ, ਫਿਰ 'ਅਰਿ” ਅਤੇ 'ਧੁਜ ਚਖੁ _ਸਤ੍ਰ ਕਥਨ ਕਹੋਂ। (ਇਹ) ਸਾਰੇ ਨਾਮ 
ਬਾਣ _ਦੇ _ਹਨ। _ ਚਤੁਰ _ ਪੁਰਸ਼ _ਸਮਝ _ ਲੈਣ।੨੨੪। _ 

“ਪਾਰਬਤੀਸ ਅਰਿ ਕੇਤੁ ਚਖੁ?” ਕਹਿ ਕੇ ਫਿਰ 'ਰਿਪੁ” ਪਦ ਜੋੜ ਲਵੋ। (ਇਹ) ਸਾਰੇ 
ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ _ਲਵੋਂ।੨੨੫। (ਜੋ) ਸਸਤੁ ਸਾਂਗ ਦੇ ਸਾਹਮਣੇ 
ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ, ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, 
ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ)।੨੨੬। 

“ਸੰਭੂ” (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤਰ ਕਥਨ ਕਰੋਂ। (ਇਹ) 
ਸਾਰੇ _ਬੇਅੰਤ ਨਾਂ ਬਾਣ _ਦੇ ਬਣਦੇ _ਜਾਣਗੇ।੨੨੭। 


੪੩੪ 


ਸੀ _ਦਸਮ-ਗ੍ੰਥ _ਸਾਹਿਬ 


ਪ੍ਰਥਮ ਨਾਮ ਲੈ ਸਤ੍ਹ ਕੋ _ਅਰਦਨ ਬਹੁਰਿ ਉਚਾਰ। 

ਸਕਲ ਨਾਮ ਸ੍ਰੀ _ਬਾਨ ਕੇ _ਨਿਕਸਤ ਚਲੈ _ਅਪਾਰ। _੨੨੮। 
ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ। 
ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ _ਅਨੰਤ। ੨੨੯। 


ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ _ਬਖਾਨ। 
ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ। ੨੩0। 
ਰਿਪੁ ਸਮੁਦੁ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ। 
ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ _ਅਨੰਤ। _੨੩੧॥। 
ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੩੨। 
ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ _ਅੰਤਿ। 
ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ _ਅਨੰਤ। ੨੩੩। 
ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ _ਰਾਖੁ। ੨੩੪। 
ਪ੍ਰਿਥਮ ਸਸਤੁ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ। 
ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੩੫। 
ਸੂਲ ਸੈਹਥੀ ਸਤ੍ਰ ਹਾ _ਸਿਪ੍ਰਾਦਰ ਕਹਿ _ਅੰਤਿ। 

ਸਕਲ ਨਾਮ_ ਸ੍ਰੀ ਬਾਨ _ਕੇ _ਨਿਕਸਤ ਚਲਹਿ _ਅਨੰਤ। ੨੩੬। 
ਸਮਰ _ਸੈਦੇਸੋ ਸਤ੍ਹਾ ਸਤ੍ਰਾਂਤਕ ਜਿਹ _ਨਾਮ। 


ਸਭੈ ਬਰਨ _ਰਛਾ ਕਰਨ ਸੰਤਨ ਕੇ ਸੁਖ ਧਾਮ। ੨੩੭। 


ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ। 
ਨਾਮ ਸਤ੍ਹਹਾ ਕੇ ਸਭੈ ਚਤੁਰ ਚਿਤ ਮਹਿ ਜਾਨ। ੨੩੮। 
ਦਖਣ _ਆਦਿ _ਉਚਾਰਿ ਕੈ _ਸਖਣ ਅੰਤਿ _ਉਚਾਰ। 

ਦਖਣ ਕੌ _ਭਖਣ ਦੀਓ ਸਰ ਸੌ ਰਾਮ ਕੁਮਾਰ। ੨੩੯। 


ਰਿਸਰਾ ਪ੍ਰਿਥਮ _ਬਖਾਨਿ ਕੈ ਮੰਡਰਿ ਬਹੁਰਿ _ਬਖਾਨ। 
ਰਿਸਤਾ ਕੋ _ਬਿਸਿਰਾ ਕੀਯੋ ਸ੍ਰੀ _ਰਘੁਪਤਿ ਕੇ _ਬਾਨ। ੨੪0। 
ਬਲੀ ਈਸ ਦਸ ਸੀਸ ਕੇ ਜਾਹਿ ਕਹਾਵਤ ਬੰਧੁ। 

ਏਕ ਬਾਨ _ਰਘੁਨਾਥ ਕੇ ਕੀਯੋ _ਕਬੰਧ _ਕਬੰਧ। _੨੪੧। 


ਪ੍ਰਿਥਮ _ਭਾਖਿ ਸੁਗ੍ਰੀਵ ਪਦ ਬੰਧੁਰਿ ਬਹੁਰਿ _ਬਖਾਨ। 

ਸਕਲ ਨਾਮ ਸ੍ਰੀ ਬਾਨ ਕੇ _ਜਾਨੀਅਹੁ ਬੁਧਿ _ਨਿਧਾਨ। _੨੪੨। 
ਅੰਗਦ ਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੪੩। 


ਸਸੜ ਨਾਮ ਮਾਲਾ ੪੩੫ 


ਪਹਿਲਾਂ _“ਸਤ੍ਰ` ਦੇ ਨਾਮ ਲੈ ਕੇ ਫਿਰ 'ਅਰਦਨ” _ਪਦ ਜੋੜੋ। (ਇਸ _ਤਰ੍ਹਾਂ _) ਬਾਣ 
ਦੇ ਅਪਾਰ _ਨਾਮ _ਬਣਦੇ _ਜਾਣਗੇ।੨੨੮। _ਪਹਿਲਾਂ ਸਾਰੇ _ਮ੍ਹਿਗਾਂ _(ਚੌਪਾਏ ਪਸ਼ੂਆਂ) ਦੇ _ਨਾਮ 
ਕਹਿ ਕੇ, (ਫਿਰ) ਅੰਤ ਉਤੇ 'ਅਰਦਨ” ਸ਼ਬਦ _ਕਹੋ। (ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ 
ਬਣਦੇ ਜਾਣਗੇ।੨੨੯। 

ਪਹਿਲਾਂ _'ਕੁੰਭਕਰਨ” ਸ਼ਬਦ _ਕਹਿ ਕੇ, ਫਿਰ 'ਅਰਦਨ” _ਪਦ ਕਥਨ _ਕਰੋ। (ਇਸ 
ਤਰ੍ਹਾਂ) ਸਾਰੇ _ਨਾਮ _ਬਾਣ _ਦੇ _ਬਣ _ਜਾਣਗੇ। _ਸਮਝਦਾਰ ਲੋਕ _ਮਨ ਵਿਚ _ਸਮਝ _ਲੈਣ।੨੩0। 
ਪਹਿਲਾਂ _'ਰਿਪੁ ਸਮੁਦੂ ਪਿਤ” ਕਹਿ ਕੇ, (ਫਿਰ) “ਕਾਨ” ਅਤੇ 'ਅਰਿ” ਪਦ ਕਹੋ। (ਇਸ ਤਰ੍ਹਾਂ) 
ਅਨੇਕ _ਨਾਮ _ਬਾਣ _ਦੇ ਬਣਦੇ _ਜਾਣਗੇ।੨੩੧। 

ਪਹਿਲਾਂ _“ਦਸਗ੍ਰੀਵ` (ਰਾਵਣ) ਦੇ ਨਾਮ ਲੈ ਕੇ, ਮਗਰੋਂ “ਬੰਧੁ _ਅਰਿ” ਪਦ ਜੋੜੋ। 
(ਇਸ ਤਰ੍ਹਾਂ) _ਬਾਣ _ਦੇ ਅਨੇਕ _ਨਾਮ _ਬਣਦੇ _ਜਾਣਗੇ। _ਵਿਦਵਾਨ _ਚਿਤ _ਵਿਚ _ਵਿਚਾਰ 
ਕਰ _ਲੈਣ।੨੩੨। ਪਹਿਲਾਂ “ਖੋਲ” (ਕਵਚ) ਜਾਂ “ਖੜਗ” _ਪਦ ਕਹਿ ਕੇ, ਫਿਰ ਅੰਤ ਉਤੇ 
'ਖਤ੍ਰਿਅੰਤ` ਜਾਂ _ “ਹਰਿ” _ਸ਼ਬਦ _ਕਹੋ। _(ਇਸ _ ਤਰ੍ਹਾਂ) _ਬਾਣ _ਦੇ ਅਨੇਕ _ਨਾਮ _ਨਿਕਲਦੇ 
ਜਾਣਗੇ ।੨੩੩। 

ਕਵਚ, ਕ੍ਰਿਪਾਨ ਜਾਂ _ਕਟਾਰੀ ਕਹਿ ਕੇ ਅੰਤ ਉਤੇ _'ਅਰਿ” ਸ਼ਬਦ _ਬੋਲੋ। _(ਇਹ) 
ਸਾਰੇ _ਨਾਮ _ਬਾਣ _ਦੇ _ਹਨ। _ਸੋਚਵਾਨ ਲੋਗ _ ਵਿਚਾਰ _ਲੈਣ।੨੩੪। _ ਪਹਿਲਾਂ __ਸਭ _ ਸ਼ਸਤਰਾਂ 
ਦੇ ਨਾਮ _ਉਚਾਰ ਕੇ _ਅੰਤ ਉਤੇ _'ਅਰਿ” ਸ਼ਬਦ ਜੋੜ _ਦਿਓ। (ਇਹ) ਸਾਰੇ ਨਾਮ _ਬਾਣ ਦੇ 
ਹਨ। _ ਚਤੁਰ _ਲੋਗ _ਮਨ ਵਿਚ _ ਵਿਚਾਰ _ ਕਰ _ ਲੈਣ।੨੩੫। 

(ਪਹਿਲਾਂ) ਸੂਲ, _ਸੈਹਥੀ, ਸਤ੍ਹ _ਕਹਿ ਕੇ, ਫਿਰ 'ਹਾ” ਪਦ ਜਾਂ 'ਸਿਪ੍ਰਾਦਰ” (ਢਾਲ 
ਨੂੰ ਭੰਨਣ ਵਾਲਾ) _ਕਹੋ। _(ਇਸ ਤਰ੍ਹਾਂ) _ਬਾਣ _ਦੇ ਅਨੇਕ _ਨਾਮ _ ਬਣਦੇ _ਜਾਣਗੇ।੨੩੬। 
ਸਮਰ _ਸੈਦੇਸੋ (ਯੁੱਧ _ਦਾ _ਸਨੇਹਾ ਲੈ _ਜਾਣ _ਵਾਲਾ), _ਸਤ੍ਹਹਾ _(ਵੈਰੀ ਨੂੰ ਮਾਰਨ _ਵਾਲਾ), 
ਸਤ੍ਰਾਂਤਕ (ਵੈਰੀ ਦਾ _ਅੰਤ _ਕਰਨ _ਵਾਲਾ) _ਜਿਸ ਦੇ (ਇਹ) _ਤਿਨੋਂ _ਨਾਮ _ਹਨ। (ਇਹ) 
ਸਾਰਿਆਂ _ਵਰਨਾਂ _ਦੀ ਰਖਿਆ _ਕਰਦਾ ਹੈ ਅਤੇ ਸੰਤਾਂ ਨੂੰ ਸੁਖ _ਪਹੁੰਚਾਂਦਾ _ਹੈ।੨੩੭। 

ਪਹਿਲਾਂ “ਬਰ” (ਛਾਤੀ) ਪਦ ਕਹਿ ਕੇ, ਫਿਰ 'ਅਰਿ” ਸ਼ਬਦ ਕਥਨ _ਕਰੋ। (ਇਹ) 
ਸਾਰੇ _ਨਾਮ _'ਸਤ੍ਹਾ” (ਬਾਣ) _ਦੇ _ਹਨ। ਚਤੁਰ ਲੋਗ _ਮਨ _ਵਿਜ _ਸਮਝ _ਲੈਣ। _੨੩੮। 
ਪਹਿਲਾਂ _'ਦਖਣ” _ਕਹਿ_ਕੇ, ਅੰਤ ਵਿਚ _'ਸਖਣ” ਸ਼ਬਦ _ਉਚਾਰੋ। “ਦਖਣ” ਨੂੰ ਸ੍ਰੀ ਰਾਮ ਨੇ 
ਬਾਣ _ਨਾਲ _'ਭਖਣ” ਬਣਾ ਦਿੱਤਾ ਸੀ। (ਇਸ ਲਈ ਬਾਣ ਦਾ ਨਾਮ _ਦਖਣ _ਸਖਣ _ਭਖਣ 
ਬਣ _ਗਿਆ)।੨੩੯। 

ਪਹਿਲਾਂ _“ਰਿਸਰਾ” ਪਦ ਕਹਿ ਕੇ ਫਿਰ 'ਮੌਡਰਿ” ਪਦ ਦਾ ਬਖਾਨ ਕਰੋ। ਸ੍ਰੀ _ਰਾਮ 
ਦੇ ਬਾਣ ਨੇ _“ਰਿਸਰਾ” ਨੂੰ “ਬਿਸਿਰਾ” (ਬਿਨਾ ਸਿਰ ਦੇ) ਕਰ ਦਿੱਤਾ।੨੪0। ਦਸ ਸਿਰ (ਵਾਲੇ 


ਰਾਵਣ) ਜਿਸ _ਦੇ ਬੰਧੁ _ (ਕੁੰਭਕਰਨ) _ ਅਤੇ ਸੁਆਮੀ _ (ਸ਼ਿਵ) ਬਲਵਾਨ _ ਅਖਵਾਂਦੇ _ਹਨ, 
ਰਘੁਨਾਥ _ਦੇ ਇਕ _ਬਾਣ ਨਾਲ _ਕਬੰਧ _(ਸਿਰ ਤੋਂ _ਸਖਣਾ) ਅਤੇ _ਨਿਰਾ _ਕਬੰਧ (ਧੜ) _ਬਣਾ 
ਦਿੱਤਾ।੨੪੧। 

ਪਹਿਲਾਂ _'ਸੁਗ੍ਰੀਵ' ਸ਼ਬਦ ਕਹੋ, ਫਿਰ 'ਬੰਧਰਿ” (ਬੰਧੁਅਰਿ) ਕਹੋ। _(ਇਸ ਤਰ੍ਹਾਂ) ਸਾਰੇ 
ਬਾਣ _ਦੇ _ਨਾਮ _ ਬਣਦੇ _ਹਨ। _ਬੁੱਧੀਮਾਨੋ _! ਵਿਚਾਰ _ਲਵੋਂ।੨੪੨। ਪਹਿਲਾਂ _'ਅੰਗਦ _ਪਿਤੁ` 
ਕਹਿ ਕੇ, ਅੰਤ ਉਤੇ _'ਅਰਿ? ਸ਼ਬਦ ਜੋੜ _ਦਿਓ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ 
ਪੁਰਸ਼ੋ! ਵਿਚਾਰ _ਲਵੋਂ।੨੪੩। 


੪੩੬ ਸੀ _ਦਸਮ-ਗ੍ਰੰਥ _ਸਾਹਿਬ 


ਹਨੂਮਾਨ ਕੇ ਨਾਮ ਲੈ ਈਸ ਅਨੁਜ ਅਰਿ ਭਾਖੁ। 

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ _ਰਾਖੁ। ੨੪੪। 
ਸਸਤ੍ਹ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ ਦੇਹੁ। 
ਸਕਲ ਨਾਮ ਸ੍ਰੀ ਬਾਨ ਕੇ ਜਾਨ _ਅਨੇਕਨਿ _ਲੇਹੁ। _੨੪੫। 
ਅਸਤੁ _ਸਬਦ ਪ੍ਰਿਥਮੈ ਉਚਰਿ ਅੰਤਿ ਅਰਿ ਸਬਦ _ਬਖਾਨ। 
ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ। ੨੪੬। 
ਪ੍ਰਿਥਮ ਚਰਮ ਕੇ ਨਾਮ ਲੈ ਸਭ ਅਰਿ ਪਦ ਕਹਿ ਅੰਤ। 
ਸਕਲ _ਨਾਮ _ਸਤ੍ਰਾਂਤ ਕੇ _ਨਿਕਸਤ ਚਲਹਿ _ਬਿਅੰਤ। _੨੪੭। 
ਤਨੁ ਤ੍ਰਾਨ ਕੇ ਨਾਮ ਸਭ ਉਚਰਿ ਅੰਤਿ ਅਰਿ ਦੇਹੁ। 
ਸਕਲ ਨਾਮ ਸੀ ਬਾਨ ਕੇ ਤਾ ਸਿਉ ਕੀਜੈ ਨੇਹੁ। ੨੪੮। 
ਸਕਲ _ਧਨੁਖ _ਕੇ ਨਾਮ _ਕਹਿ ਅਰਦਨ ਬਹੁਰਿ ਉਚਾਰ। 
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਨਿਰਧਾਰ। ੨੪੯। 
ਪ੍ਰਿਥਮ ਨਾਮ ਲੈ ਪਨਚ ਕੇ ਅੰਤਕ ਬਹੁਰਿ _ਬਖਾਨ। 

ਸਕਲ ਨਾਮ ਸ੍ਰੀ ਬਾਨ ਕੇ ਕਰੀਅਹੁ ਚਤੁਰ _ਬਖਿਆਨ। _੨੫0। 
ਸਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰ _ਬਖਾਨ। 
ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ। ੨੫੧। 


ਮ੍ਰਿਗ ਪਦ ਪ੍ਰਿਥਮ ਬਖਾਨਿ ਕੈ ਹਾ ਪਦ ਬਹੁਰਿ ਬਖਾਨ। 
ਮ੍ਰਿਗਹਾ ਪਦ ਯਹ ਹੋਤ ਹੈ ਲੀਜਹੁ ਚਤੁਰ ਪਛਾਨ। _੨੫੨। 


/ਛਤ ਨੀ ਨਮ ਆਲਾ _ਠਰਾਣੇ ਨੀ ਲਨ ਨ ,ਤ੍‌ਤੰਯ /ਨ#/ਏ ਨਆਪਤਨ ਸਤੁ ਸਭਨ _ਨਤ/ _=੨# 


ਅਥ ਸੀ ਪਾਸਿ ਕੇ ਨਾਮ 


ਦੰਹਰਾ 
ਬੀਰ _ਗ੍ੂਸਿਤਹੀ ਗ੍ਰੀਵ ਧਰ _ਬਰੁਣਾਯੁਧ ਕਹਿ _ਅੰਤ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਅਨੰਤ। ੨੫੩। 
ਗ੍ਰੀਵ ਗੁਸਿਤਨਿ ਭਵ ਧਰਾ ਜਲਧ _ਰਾਜ _ਹਥੀਆਰ। 
ਪਰੌ ਦੁਸਟ ਕੇ ਕੰਠ ਮੈ ਮੋਕਹੁ ਲੇਹੁ ਉਬਾਰ। ੨੫੪੧ 
ਪ੍ਰਿਥਮ ਨਦਨ ਕੇ ਨਾਮ ਲੈ ਏਸ ਏਸ ਪਦ ਭਾਖਿ। 
ਸਸਤ੍ _ਉਚਰਿ ਸਭ ਪਾਸਿ ਕੇ ਨਾਮ ਚੀਨਿ ਚਿਤਿ ਰਾਖੁ। ੨੫੫। 
ਗੰਗਾ ਏਸ _ਬਖਾਨਿ ਕੈ ਈਸ ਸਸਤੂ ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਅਨੰਤ। ੨੫੬। 
ਜਟਜ _ਜਾਨਵੀ ਕ੍ਰਿਤਹਾ ਗੰਗਾ ਈਸ _ਬਖਾਨੁ। 
ਆਯੁਧ ਅੰਤਿ ਬਖਾਨੀਐ ਨਾਮ ਪਾਸਿ _ਕੇ _ਜਾਨ। _੨੫੭। 
ਸਕਲ _ਅਘਨ ਕੇ ਨਾਮ ਲੈ ਹਾ ਆਯੁਧ ਸੁ _ਬਖਾਨ। 
ਸਕਲ ਨਾਮ ਸੀ ਪਾਸਿ ਕੇ ਚਤੁਰ ਚਿਤ ਮਹਿ ਜਾਨ। ੨੫੮। 


ਸਸੜ ਨਾਮ ਮਾਲਾ ੪੨੩੭ 


ਦੇ ਨਾਮ ਲੈ ਕੇ, (ਫਿਰ) 'ਈਸ _ਅਨੁਜ _ਅਰਿ” ਕਹੋ। (ਇਹ) ਸਾਰੇ ਨਾਮ 
ਬਾਣ _ਦੇ ਹਨ, ਮਨ ਵਿਚ ਵਿਚਾਰ _ਕਰ _ਲਵੋਂ।੨੪੪। ਪਹਿਲਾਂ _“ਸਸਤ੍ਰ` ਸ਼ਬਦ ਕਹਿ ਕੇ, 
ਅੰਤ _ਉਤੇ _'ਅਰਿ? ਸ਼ਬਦ ਕਹਿ _ਦਿਓ। (ਇਹ) ਅਨੇਕਾਂ ਨਾਮ _ਬਾਣ ਦੇ ਜਾਣ ਲਵੋ।੨੪੫। 


ਪਹਿਲਾਂ _“ ਸ਼ਬਦ _ਉਚਾਰ _ਕੇ ਅੰਤ ਉਤੇ _'ਅਰਿ” ਸ਼ਬਦ ਕਥਨ _ਕਰੋ। ਇਹ 
ਸਾਰੇ _ਨਾਮ _ਬਾਣ _ਦੇ ਹਨ, ਵਿਚਾਰਵਾਨ ਚਿਤ _ਵਿਚ _ਸੋਚ _ਲੈਣ।੨੪੬। ਪਹਿਲਾਂ “ਚਰਮ? 
(ਢਾਲ) ਦੇ ਸਾਰੇ ਨਾਮ ਲੈ ਕੇ ਫਿਰ 'ਅਰਿ” ਸ਼ਬਦ ਅੰਤ ਉਤੇ ਜੋੜੋ। __ਇਹ ਸਾਰੇ ਨਾਮ 


“ਸਤ੍ਰਾਂਤ` (ਬਾਣ) ਦੇ ਬਣਦੇ _ਜਾਣਗੇ।੨੪੭। 

(ਪਹਿਲਾਂ) _'ਤਨੁ _ਤ੍ਰਾਨ” (ਤਨ ਦੀ ਰਖਿਆ ਕਰਨ ਵਾਲਾ, ਕਵਚ) ਦੇ ਸਾਰੇ _ਨਾਮ 
ਉਚਾਰ _ਕੇ, _ਅੰਤ ਉਤੇ _'ਅਰਿ” ਸ਼ਬਦ _ਜੋੜ _ਦਿਓ। (ਇਹ) ਸਾਰੇ ਨਾਮ _ਬਾਣ _ਦੇ _ਹਨ। 
ਉਸ ਨਾਲ ਪ੍ਰੇਮ _ਕਰਨਾ ਚਾਹੀਦਾ _ਹੈ।੨੪੮। (ਪਹਿਲਾਂ) 'ਧਨੁਖ” ਦੇ ਸਾਰੇ ਨਾਮ ਕਹਿ ਕੇ 
ਫਿਰ _'ਅਰਦਨ” ਸ਼ਬਦ _ਉਚਾਰੋ। _(ਇਹ) ਸਾਰੇ ਨਾਮ _ਬਾਣ ਦੇ _ਹਨ। ਚਤੁਰ ਲੋਗੋ! ਵਿਚਾਰ 
ਕਰ _ਲਵੇ।੨੪੯। 

ਪਹਿਲਾਂ _“ਪਨਚ” _(ਚਿੱਲਾ) ਦੇ ਸਾਰੇ ਨਾਮ _ਲੈ ਕੇ, ਮਗਰੋ _'ਅੰਤਕ” ਸ਼ਬਦ _ਬਖਾਨ 
ਕਰੋ। _ਇਹ ਸਾਰੇ _ਨਾਮ _ਬਾਣ _ਦੇ ਹਨ, ਵਿਦਵਾਨ (ਇਸ _ ਤਰ੍ਹਾਂ) ਕਹਿੰਦੇ _ਹਨ।੨੫0। 
ਪਹਿਲਾਂ “ਸਰ” ਸ਼ਬਦ ਕਹਿ ਕੇ, ਫਿਰ 'ਅਰਿ” ਪਦ ਕਥਨ _ਕਰੋ। (ਇਹ) ਸਾਰੇ ਨਾਮ _ਬਾਣ 
ਦੇ _ਹਨ। ਚਤੁਰ _ ਲੋਗ _ ਮਨ ਵਿਚ ਜਾਣ _ ਲੈਣ।੨੫੧। 

ਪਹਿਲਾਂ _'ਮ੍ਰਿਗ` (ਚੌਪਾਏ ਪਸ਼ੂ) ਪਦ ਕਹਿ ਕੇ ਫਿਰ 'ਹਾ” ਪਦ ਦਾ ਕਥਨ ਕਰੋ। 
(ਇਸ ਤਰ੍ਹਾਂ) _'ਮ੍ਰਿਗਹਾ” (ਪਸ਼ੂ ਨੂੰ _ਮਾਰਨ _ਵਾਲਾ, ਬਾਣ) ਸ਼ਬਦ _ਬਣਦਾ ਹੈ, ਵਿਦਵਾਨ ਲੋਕ 
ਪਛਾਣ ਲੈਣ।੨੫੨। 

/ਟਲੇ ਡੀ ਨ ਆਲਾ ਘਰਾਣ ਦੇ ਨੰ ਭਾਨ ਨ% ਦੇ ਤੀਜੇ %ਧ#/ਟ ਦੀ ਸਪਤ ਸਭ ਲਭ ਹੈ? _੨/ 


ਹੁਣ ਸ੍ਰੀ ਪਾਸਿ ਦੇ ਨਾਂਵਾਂ ਦਾ ਕਥਨ 

ਦੰਹਰ” 
ਤਰ੍ਹਾਂ _ਪਾਸ _ (ਫਾਹੀ) _ਦੇ ਅਨੇਕਾਂ _ਨਾਮ _ਬਣਦੇ _ਜਾਣਗੇ।੨੫੩। _'ਗ੍ਰੀਵ _ਗੂਸਿਤਨਿ”, _'ਭਵ 
ਧਰਾ? ਅਤੇ _'ਜਲਧ _ਰਾਜ” ਦਾ ਹਥਿਆਰ ਹੈ। (ਇਹ) ਦੁਸ਼ਟ ਦੀ ਗਰਦਨ _ਉਤੇ _ਵਜਦਾ 
ਹੈ ਅਤੇ _ਮੈਨੂੰ ਬਚਾ _ਲੈਂਦਾ _ਹੈ।੨੫੪। 

ਪਹਿਲਾਂ ਨਦੀਆਂ ਦੇ ਨਾਮ ਲੈ ਕੇ, ਮਗਰੋਂ ਦੇ “ਏਸ 
ਫਿਰ 'ਸਸਤ੍ਰ ਪਦ _ਉਚਾਰੋ। _(ਇਹ) ਸਾਰੇ _ਨਾਮ ਦੇ ਚਿਤ ਵਿਚ ਰਖ _ਲਵੋ।੨੫੫। 
ਪਹਿਲਾਂ _'ਗੰਗਾ ਏਸ” (ਸਬਦ) ਕਹਿ ਕੇ, ਅੰਤ “ਈਸ _ਸਸਤੁ” ਕਹਿ _ਦਿਓ। (ਇਸ) 
ਤੋਂ ਪਾਸ _ਦੇ _ ਅਨੇਕ _ਨਾਮ _ ਨਿਕਲ _ ਸਕਦੇ _ਹਨ।੨੫੬। 

(ਪਹਿਲਾਂ) 'ਜਟਜ” (ਜਟਾ ਤੋਂ ਪੈਦਾ ਹੋਈ ਗੰਗਾ), _ਜਾਨਵੀ (ਗੰਗਾ), _ਕ੍ਰਿਤਹਾ (ਪਾਪ 
ਹਰਨ ਵਾਲੀ, ਗੰਗਾ) ਸ਼ਬਦ ਕਹਿ ਕੇ ਫਿਰ ਗੰਗਾ ਈਸ” ਕਥਨ _ਕਰੋਂ। ਅੰਤ ਉਤੇ '“ਆਯੂਧ” 
(ਸ਼ਸਤ੍ਰ) _ਕਹੋਂ। ਇਹ ਪਾਸ ਦੇ ਨਾਮ _ਬਣ ਜਾਂਦੇ _ਹਨ।੨੫੭। ਸਾਰਿਆਂ ਪਾਪਾਂ ਦੇ ਨਾਮ 
ਲੈ ਕੇ, (ਫਿਰ) “ਹਾ” ਅਤੇ “ਆਯੂਧ” ਸ਼ਬਦਾਂ ਦਾ ਕਥਨ ਕਰੋ। (ਇਹ) ਸਾਰੇ ਪਾਸ ਦੇ ਨਾਮ 
ਹਨ। _ ਵਿਦਵਾਨ _ਮਨ ਵਿਚ ਸੋਚ _ ਲੈਣ।੨੫੮। 


੪ 


ਸਭ ਏਸ” ਪਦ ਕਹਿ _ਦਿਓ। 
ਪਾਸ 
ਉਤੇ 


੪੩੮ 


ਸੀ _ਦਸਮ-ਗ੍ਰੰਥ _ਸਾਹਿਬ 


ਕਿਲਬਿਖ ਪਾਪ _ਬਖਾਨਿ ਕੈ _ਰਿਪੁ ਪਤਿ ਸਸਤ੍ਰ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੫੯। 
ਅਧਰਮ _ਪਾਪ _ਬਖਾਨਿ _ਕੈ _ਨਾਸਨੀਸ _ਅਸਤ੍ਰ _ਭਾਖਿ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖਿ। ੨੬0। 


ਚ 


ਸਕਲ ਜਟਨਿ ਕੋ ਨਾਮ ਲੈ ਜਾ ਪਤਿ ਅਸਤੁ _ਬਖਾਨਿ। 
ਅਮਿਤ ਨਾਮ ਸੀ ਪਾਸ ਕੇ ਚਤੁਰ ਚਿਤ ਮਹਿ _ਜਾਨੁ। ੨੬੧ 
ਤਉਸਾਰਾ ਸਤਰ _ਬਖਾਨਿ ਕੈ _ਭੇਦਕ ਗੁੰਥ _ਬਖਾਨ। 

ਸਸਤੁ _ਸਬਦ ਪੁਨਿ _ਭਾਖੀਐ _ਨਾਮ ਪਾਸਿ _ਪਹਿਚਾਨ। _੨੬੨। 
ਗਿਰਿ ਪਦ ਪ੍ਰਿਥਮ _ਬਖਾਨਿ _ਕੈ ਨਾਸਨਿ ਨਾਥ _ਬਖਾਨਿ। 
ਸਸਤ੍ਰ _ਸਬਦ _ਪੁਨਿ _ਭਾਖੀਐ ਨਾਮ _ਪਾਸਿ _ਪਹਿਚਾਨ। _੨੬੩। 
ਫੋਕੀ ਨੋਕੀ ਪਖਧਰ _ਪਤ੍ਰੀ _ਪਰੀ _ਬਖਾਨ। 

ਪਛੀ ਪਛਿ ਅੰਤਕ ਕਹੋ _ਸਕਲ ਪਾਸਿ ਕੇ ਨਾਮ। ੨੬੪। 
ਕਸਟ ਸਬਦ ਪ੍ਰਿਥਮੈ ਉਚਰਿ ਅਘਨ ਸਬਦ _ਕਹੁ _ਅੰਤਿ। 
ਪਤਿ _ਸਸਤ੍ਰ _ਭਾਖਹੁ ਪਾਸਿ ਕੇ ਨਿਕਸਹਿ ਨਾਮ _ਅਨੰਤ। ੨੬੫। 
ਪਬ੍ਯਾ _ਪ੍ਰਿਥਮ _ਬਖਾਨਿ _ਕੈ _ਭੇਦਨ ਈਸ _ਬਖਾਨ। 

ਸਸਤ੍ ਸਬਦ _ਪੁਨਿ _ਭਾਖਿਐ ਨਾਮ ਪਾਸਿ _ਪਹਿਚਾਨ। _੨੬੬। 
ਜਲਨਾਇਕ _ਬਾਰਸਤ੍ _ਭਨਿ _ਸਸਤ੍ਰ ਸਬਦ ਪੁਨਿ ਦੇਹੁ। 
ਸਕਲ_ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ _ਲੇਹੁ। ੨੬੭। 
ਸਭ _ਗੈਗਾ_ਕੇ ਨਾਮ ਲੈ ਪਤਿ ਕਹਿ ਸਸਤ੍ਰ _ਬਖਾਨ। 

ਸਭੈ ਨਾਮ ਸੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੬੮। 
ਜਮੁਨਾ ਪ੍ਰਿਥਮ ਬਖਾਨਿ ਕੈ ਏਸ ਅਸਤ ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ _ਅਨੰਤ। ੨੬੯। 
ਕਾਲਿੰਦੀ ਪਦ ਪ੍ਰਿਥਮ _ਭਨਿ ਇੰਦੂ ਸਬਦ ਕਹਿ ਅੰਤਿ। 
ਅਸਤੁ ਬਹੁਰਿ ਕਹੁ ਪਾਸਿ ਕੇ ਨਿਕਸਹਿ ਨਾਮ ਅਨੰਤ। ੨੭0। 
ਕਾਲਿਨੁਜਾ ਪਦ ਪ੍ਰਿਥਮਹ ਕਹਿ _ਇਸਰਾਸਤੁ _ਪੁਨਿ ਭਾਖੁ। 
ਸਕਲ ਨਾਮ ਸੀ ਪਾਸ ਕੇ ਚੀਨਿ ਚਤੁਰ ਚਿਤਿ ਰਾਖੁ। ੨੭੧। 
ਕ੍ਰਿਸਨ ਬਲਭਾ ਪ੍ਰਿਥਮ ਕਹਿ _ਇਸਰਾਸਤ੍ਰ _ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ _ਅਨੰਤ। _੨੭੨। 
ਸੂਰਜ ਪੁਤ੍ਰਿ ਕੋ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਲੀਜੀਅਹੁ ਚਤੁਰ ਪਛਾਨ। _੨੭੩। 
ਭਾਨੁ ਆਤਜਮਾ ਆਦਿ ਕਹਿ ਅੰਤ ਆਯੂਧ ਪਦ ਦੇਹੁ। 
ਸਕਲ ਨਾਮ ਏ ਪਾਸਿ ਕੇ ਚੀਨ ਚਤੁਰ ਚਿਤ ਲੇਹੁ। ੨੭੪। 
ਸੂਰ ਆਤਜਮਾ ਆਦਿ ਕਹਿ ਅੰਤਿ ਸਸਤ੍ਰ _ਪਦ _ਦੀਨ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਿਤ ਪਰਬੀਨ। _੨੭੫। 


ਸਸੜ _ ਨਾਮ _ ਮਾਲਾ ੪੩੯ 


ਪਹਿਲਾਂ “ਕਿਲਵਿਖ” ਜਾਂ ਪਾਪ” ਕਹਿ ਕੇ, (ਫਿਰ) 'ਰਿਪੁ ਪਤਿ ਸਸਤ੍ਰ` ਕਥਨ ਕਰੋ। 
(ਇਹ) _ਸਾਰੇ _ਨਾਮ _ਪਾਸ _ਦੇ ਹਨ, ਵਿਦਵਾਨ ਵਿਚਾਰ _ਲੈਣ।੨੫੯। ਪਹਿਲਾਂ _“ਅਧਰਮ? 
ਜਾਂ ਪਾਪ” ਕਹਿ ਕੇ (ਫਿਰ) 'ਨਾਸਨੀਸ _ਅਸਤੁ` ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ 
ਹਨ। _ ਚਿਤ _ਵਿਚ ਚਤੁਰ _ਲੋਗ _ ਵਿਚਾਰ _ ਲੈਣ।੨੬0। 

ਪਹਿਲਾਂ _ਜਟਨਿ _(ਗੈਗਾ) ਦੇ ਨਾਮ ਲੈ ਕੇ, ਫਿਰ ਜਾ ਪਤਿ” ਅਤੇ 'ਅਸਤ੍ਰ` ਸ਼ਬਦ 
ਕਥਨ _ਕਰੋ। _ (ਇਹ) _ ਬੇਅੰਤ ਨਾਮ _ਪਾਸ _ਦੇ _ਹਨ। ਚਤੁਰ _ਪੁਰਸ਼ _ਮਨ _ ਵਿਚ ਜਾਣ 
ਲੈਣ।੨੬੧। _'ਤਉਸਾਰਾ _ਸਤ੍ਰ” _(ਤੁਸਾਰ ਦਾ ਵੈਰੀ) ਕਹਿ ਕੇ, ਫਿਰ _'ਭੇਦਕ ਗ੍ਰੰਥ” _ਕਥਨ 


੮ 


ਕਰੋ। _ਮਗਰੋ'__'ਸ਼ਸਤ੍ਰ` ਸ਼ਬਦ ਕਹੋ, _(ਇਹ) ਪਾਸ _ਦੇ ਨਾਮ ਵਜੋਂ _ਪਛਾਣੋ।੨੬੨। 

ਪਹਿਲਾਂ _“ਗਿਰਿ” ਪਦ ਕਹਿ ਕੇ, (ਮਗਰੋਂ) _“ਨਾਸਨਿ ਨਾਥ” ਦਾ ਉਚਾਰਨ _ਕਰੋਂ। ਫਿਰ 
“ਸ਼ਸਤ੍ਰ” ਸ਼ਬਦ ਉਚਾਰੋ, (ਇਹ) ਨਾਮ ਪਾਸ ਦੇ _ਸਮਝਣੇ ਚਾਹੀਦੇ ਹਨ।੨੬੩। ਫੋਕੀ (ਫੋਕ), 
ਨੋਕੀ, _ਪਖਧਰ, ਪਤ੍ਰੀ, ਪਰੀ, _ਪਛੀ, _ਪਛਿ ਸ਼ਬਦ ਕਹਿ ਕੇ ਫਿਰ 'ਅੰਤਕ” ਪਦ ਕਹੋ। (ਇਸ 
ਤਰ੍ਹਾਂ) _ਸਾਰੇ _ਪਾਸ _ਦੇ ਨਾਮ _ ਬਣਦੇ _ਹਨ।੨੬੪। 

ਪਹਿਲਾਂ “ਕਸਟ? ਸ਼ਬਦ ਉਚਾਰੋ, (ਫਿਰ) ਅੰਤ ਉਤੇ _“ਅਘਨ” _ਸਬਦ _ਕਹੋ। (ਫਿਰ) 
“ਪਤਿ _ਸਸਤ੍ਰ ਕਥਨ _ਕਰੋ। _(ਇਸ ਤਰ੍ਹਾਂ) ਪਾਸ ਦੇ ਨਾਮ _ਬਣਦੇ _ਜਾਣਗੇ। _੨੬੫। ਪਹਿਲਾਂ 
'ਪਬ੍ਯਾ? (ਨਦੀ) ਕਹਿ ਕੇ ਫਿਰ _'ਭੇਦਨ (ਭੇਦਣ ਵਾਲੀ) ਈਸ” ਸ਼ਬਦ ਕਹਿ _ਦਿਓ। ਫਿਰ 
ਸ਼ਸਤਰ ਪਦ _ਦਾ ਕਥਨ _ਕਰੋ। _ਇਸ ਨੂੰ ਪਾਸ ਦਾ ਨਾਮ ਸਮਝ _ਲਵੋ।੨੬੬। 

'ਜਲਨਾਇਕ' ਜਾਂ _'ਬਾਰਸਤ੍ਰ' ਕਹਿ ਕੇ, ਫਿਰ 'ਸ਼ਸਤ੍ਰ' ਸ਼ਬਦ _ਕਹਿ _ਦਿਓ। (ਇਹ) 
ਸਾਰੇ _ਪਾਸ _ਦੇ ਨਾਮ _ਹਨ, ਚਤੁਰ ਪੁਰਸ਼ _ਚਿਤ _ਵਿਚ _ ਵਿਚਾਰ _ਲੈਣ।੨੬੭। (ਪਹਿਲਾਂ) 
ਗੰਗਾ ਦੇ ਸਾਰੇ ਨਾਮ ਲੈ ਕੇ 'ਪਤਿ ਸਸਤ੍ਰ` ਦਾ ਕਥਨ _ਕਰੋ। (ਇਹ) ਸਾਰੇ ਨਾਮ _ਪਾਸ 
ਦੇ _ਹੋਣਗੇ। _ ਸਮਝਦਾਰ _ਲੋਗ _ ਵਿਚਾਰ _ਕਰ _ ਲੈਣ।੨੬੮। 

ਪਹਿਲਾਂ “ਜਮੁਨਾ” ਨਾਮ _ਕਹਿ ਕੇ ਫਿਰ “ਏਸ _ਅਸਤ੍ਰ` ਅੰਤ ਉਤੇ ਕਹੋਂ। ਇਹ ਸਾਰੇ 
ਅਨੰਤ ਨਾਮ _ਪਾਸ _ਦੇ ਬਣਦੇ _ਜਾਣਗੇ।੨੬੯। ਪਹਿਲਾਂ _'ਕਾਲਿੰਦੀ` ਪਦ ਕਹੋ, (ਫਿਰ) ਅੰਤ 
ਉਤੇ ਇੰਦੂ” ਸਬਦ _ਕਹੋ। ਮਗਰੋਂ “ਅਸਤ” ਸ਼ਬਦ ਕਹੋ, (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ 
ਜਾਣਗੰ।੨੭0। 

ਪਹਿਲਾਂ _“ਕਾਲਿਨੁਜਾ” (ਯਮੁਨਾ) ਕਹਿ _ਕੇ ਫਿਰ _'ਇਸਰਾਸਤ੍ਰ”` _(ਈਸਰ _ਦਾ _ਅਸਤੁ) 
ਕਥਨ _ਕਰੋਂ। _(ਇਹ) ਸਾਰੇ _ਨਾਮ _ਪਾਸ ਦੇ _ਹਨ। ਚਤੁਰ ਲੋਗ _ਮਨ _ਵਿਚ _ਵਿਚਾਰ 
ਲੈਣ।੨੭੧। ਪਹਿਲਾਂ “ਕ੍ਰਿਸਨ _ਬਲਭਾ” ਕਹਿ _ਕੇ (ਫਿਰ) 'ਇਸਰਾਸਤ੍ਰ` _ਅੰਤ _ਉਤੇ _ਕਹੋਂ। 
(ਇਸ ਤਰ੍ਹਾਂ) _ਪਾਸ _ਦੇ ਸਾਰੇ _ਨਾਮ _ਬਣਦੇ ਚਲੇ _ ਜਾਣਗੇ।੨੭੨। 

ਪਹਿਲਾਂ _'ਸੂਰਜ ਪੁਤ੍ਰਿ` ਕਹਿ ਕੇ, ਫਿਰ ਪਤਿ” ਅਤੇ 'ਅਸਤ੍ਰ` ਸ਼ਬਦਾਂ ਦਾ ਕਥਨ ਕਰੋਂ। 
ਇਹ ਸਾਰੇ ਨਾਮ ਪਾਸ ਦੇ _ਹਨ, ਵਿਦਵਾਨ ਵਿਚਾਰ _ਲੈਣ।੨੭੩। ਪਹਿਲਾਂ “ਭਾਨ _ਆਤਮਜਾ” 
(ਸੂਰਜ ਦੀ ਪੁੱਤਰੀ) ਕਹਿ ਕੇ ਅੰਤ ਉਤੇ “ਆਯੁਧ” ਪਦ ਰਖੋ। (ਇਹ) ਸਾਰੇ ਪਾਸ ਦੇ ਨਾਮ 
ਹਨ। ਸਿਆਣੇ ਲੋਗ ਵਿਚਾਰ _ਲੈਣ।੨੭੪। 

ਪਹਿਲਾਂ _'ਸੂਰ _ਆਤਮਜਾ” ਕਹਿ ਕੇ _ਅੰਤ _'ਸਸਤ੍ਰ` ਪਦ ਕਥਨ _ਕਰੋ। (ਇਹ) ਸਾਰੇ 
ਨਾਮ _ਪਾਸ _ਦੇ ਹਨ, ਪ੍ਰਬੀਨ ਲੋਗ _ਚਿਤ _ਵਿਚ ਵਿਚਾਰ _ਲੈਣ।੨੭੫। 


ਸੀ _ਦਸਮ-ਗ੍ੰਥ _ਸਾਹਿਬ 


ਕਾਲ ਪਿਤਾ ਪੁਥਮੈ _ਉਚਰਿ ਅੰਤਿ ਤਨੁਜ ਪਦਿ_ਦੇਹੁ। 
ਪਤਿ ਕਹਿ ਅਸਤ ਬਖਾਨੀਐ ਨਾਮ ਪਾਸਿ _ਲਖਿ ਲੇਹੁ। ੨੭੬। 
ਦਿਵਕਰ _ਤਨੁਜਾ ਪ੍ਰਿਥਮ ਕਹਿ ਪਤਿ ਕਹਿ _ਸਸਤ੍ਰ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੭੭। 
ਪਾਸਿ ਗ੍ਰੀਵਹਾ ਕੰਠ _ਰਿਪੁ _ਬਰੁਣਾਯੁਧ ਜਿਹ _ਨਾਮ। 

ਪਰੋ ਦੁਸਟ ਕੇ ਕੰਠ ਮੈ ਕਰੋਂ ਹਮਾਰੋ ਕਾਮ। ੨੭੮। 

ਆਦਿ ਕੰਠ ਕੇ ਨਾਮ ਲੈ ਗ੍ਰਾਹਕ ਪਦ ਕਹਿ ਅੰਤਿ। 
ਬਰੁਣਾਯੂਧ ਕੇ ਨਾਮ ਸਭੁ _ਨਿਕਸਤ ਚਲਤ _ਬਿਅੰਤ। ੨੭੯। 
ਨਾਰਿ ਕੰਠ ਗਰ ਗ੍ਰੀਵ _ਭਨਿ ਗ੍ਰਹਿਤਾ ਬਹੁਰਿ _ਬਖਾਨ। 
ਸਕਲ ਨਾਮ _ਏ ਪਾਸਿ ਕੇ ਨਿਕਸਤ ਚਲਤ _ਅਪ੍ਰਮਾਨ। _੨੮0। 
ਜਮੁਨਾ ਪ੍ਰਿਥਮ _ਬਖਾਨਿ _ਕੈ _ਏਸਰਾਯੁਧਹਿੰ _ਬਖਾਨ। 

ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ _ਸੁਜਾਨ। ੨੮੧। 
ਕ ਬਰਣਾਦਿ ਬਖਾਨਿ ਕੈ ਮੰਦ ਬਹੁਰ ਪਦ ਦੇਹੁ। 

ਹੋਤ ਹੈ ਨਾਮ ਕਮੰਦ ਕੇ ਚੀਨ ਚਤੁਰ ਚਿਤਿ ਲੇਹੁ। ੨੮੨। 
ਕਿਸਨ ਆਦਿ ਪਦ _ਉਚਰਿ ਕੈ _ਬਲਭਾਂਤਿ ਪਦ ਦੇਹੁ। 
ਪਤਿ _ਅਸਤ੍ਰਾਂਤਿ ਉਚਾਰੀਐ ਨਾਮ ਪਾਸਿ _ਲਖਿ ਲੇਹੁ। ੨੮੩। 
ਬੀਰ _ਗ੍ਰਸਤਨੀ _ਸੁਭਟਹਾ _ਕਾਲਾਯੂਧ ਜਿਹ _ਨਾਮ। 

ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ। ੨੮੪। 

ਕਾਲ ਅਕਾਲ _ਕਰਾਲ _ਭਨਿ ਆਯੁਧ ਬਹੁਰਿ ਬਖਾਨੁ। 
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੨੮੫। 
ਆਦਿ _ਉਚਰੀਐ ਸੂਰਜ _ਪਦ _ਪੂਤ _ਉਚਰੀਐ _ਅੰਤਿ। 
ਸਸਤੁ _ਭਾਖੀਐ ਪਾਸਿ ਕੇ ਨਿਕਸਹਿ ਨਾਮ _ਬਿਅੰਤ। ੨੮੬੧ 
ਸਕਲ ਸੂਰਜ ਕੇ ਨਾਮ ਲੈ ਸੁਤ ਪਦ _ਅਸਤ੍ਰ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ। ੨੮੭। 
ਭਾਨੁ _ਦਿਵਾਕਰ ਦਿਨਧ _ਭਨਿ ਸੁਤ ਕਹਿ _ਅਸਤੁ _ਬਖਾਨੁ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ। ੨੮੮। 
ਦਿਨਮਣਿ ਦਿਵਕਰਿ ਰੈਣਹਾ ਸੁਤ ਕਹਿ _ਅਸਤ੍ਰ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ। ੨੮੯। 


ਦਿਨ ਕੋ ਨਾਮ ਬਖਾਨਿ ਕੈ ਮਾਣਿ ਪਦ ਬਹੁਰਿ _ਬਖਾਨ। 

ਸੁਤ ਕਹਿ _ਅਸਤੁ _ਬਖਾਨੀਐ ਨਾਮ _ਪਾਸਿ _ਪਹਿਚਾਨ। _੨੯॥। 
ਦਿਵਕਰਿ _ਦਿਨਪਤਿ _ਨਿਸਰਿ ਭਨਿ ਦਿਨ ਨਾਇਕ ਪੁਨਿ ਭਾਖੁ। 
ਸੁਤ ਕਹਿ ਅਸਤ ਬਖਾਨੀਐ ਨਾਮ ਪਾਸਿ _ਲਖਿ ਰਾਖੁ। ੨੯੧॥। 
ਸਕਲ ਸੂਰਜ ਕੇ ਨਾਮ ਲੈ ਸੁਤ ਕਹਿ ਅਸਤੁ _ਬਖਾਨੁ। 

ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੨੯੨। 


ਸਸੜ _ ਨਾਮ _ ਮਾਲਾ ੪੪੧ 


ਪਹਿਲਾਂ “ਕਾਲ ਪਿਤਾ? ਉਚਾਰੋ, ਫਿਰ 'ਤਨੁਜ” ਪਦ ਕਹੋ, (ਫਿਰ) ਅੰਤ ਉਤੇ 'ਪਤਿ” 
ਅਤੇ _'ਅਸਤ੍ਰ` ਸ਼ਬਦ ਜੋੜ _ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ _ਲਵੋ।੨੭੬। ਪਹਿਲਾਂ 
'ਦਿਵਕਰ _ਤਨੁਜਾ” (ਸੂਰਜ ਦੀ ਪੁੱਤਰੀ) ਕਹਿ ਕੇ, ਫਿਰ _'ਪਤੀ” ਅਤੇ _'ਸ਼ਸਤ੍ਰ' ਸ਼ਬਦ _ਦਾ 
ਕਥਨ _ਕਰੋ। _ਇਹ _ਪਾਸ _ਦੇ ਨਾਮ _ਹਨ, ਚਤੁਰ _ਲੋਗ _ ਪਛਾਣ _ਲੈਣ।੨੭੭। 
ਦੇ ਗਲੇ ਵਿਚ ਪੈਂਦੀ ਹੈ ਅਤੇ ਮੇਰੇ ਕੰਮ _ਸੰਵਾਰਦੀ ਹੈ।੨੭੮। ਪਹਿਲਾਂ _'ਕੰਠ” ਦੇ ਨਾਮ 
ਲੈ ਕੇ ਅੰਤ ਉਤੇ 'ਗ੍ਰਾਹਕ` ਪਦ ਕਹਿ _ਦਿਓ। (ਇਸ ਤਰ੍ਹਾਂ) ਪਾਸ _(ਬਰੁਣਾਯੁਧ) ਦੇ ਨਾਮ 
ਬਣਦੇ ਜਾਂਦੇ _ਹਨ।੨੭੯। 

ਪਹਿਲਾਂ “ਨਾਰਿ”, ਕੰਠ”, “ਗਰ”, ਗ੍ਰੀਵ” (ਸਾਰੇ ਗਰਦਨ ਦੇ ਨਾਮ) ਸ਼ਬਦ ਕਹਿ ਕੇ 
ਫਿਰ _'ਗ੍ਰਹਿਤਾ` ਸ਼ਬਦ _ਕਥਨ _ਕਰੋਂ। (ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ 
ਜਾਣਗੇ।੨੮0। ਪਹਿਲਾਂ _'ਜਮੁਨਾ” ਪਦ ਕਹਿ ਕੇ (ਫਿਰ) “ਏਸਰਾਯੁਧ” ਬਖਾਨ _ਕਰੋ। _(ਇਹ) 
ਸਾਰੇ _ਨਾਮ _ਪਾਸ _ਦੇ _ਹਨ। _ ਵਿਦਵਾਨ _ਲੋਗ _ ਮਨ __ ਵਿਚ _ ਵਿਚਾਰ _ ਲੈਣ।੨੮੧। 

ਪਹਿਲਾਂ _“ਕ” _ਔਖਰ _ਕਹਿ ਕੇ ਫਿਰ 'ਮੰਦ” ਸ਼ਬਦ ਜੋੜ _ਦਿਓ। ਇਹ ਨਾਮ ਪਾਸ 
(ਕਮੰਦ) _ਦੇ ਹੋ ਜਾਂਦੇ _ਹਨ। _ ਚਤੁਰ _ਲੋਗ _ ਮਨ _ ਵਿਚ _ਵਿਚਾਰ _ਲੈਣ।੨੮੨। _ ਪਹਿਲਾਂ 
“ਕਿਸਨ” ਸ਼ਬਦ ਉਚਾਰ ਕੇ ਫਿਰ _'ਬਲਭਾਂਤਿ” ਪਦ ਕਹਿ _ਦਿਓ। (ਮਗਰੋਂ) ਅੰਤ ਤੇ _'ਪਤਿ? 
ਅਤੇ _'ਅਸਤ੍ਰ` ਉਚਾਰਨ _ਕਰੋ। _(ਇਹ) ਪਾਸ _ਦਾ ਨਾਮ ਸਮਝ _ ਲਵੋ।੨੮੩। 

“ਬੀਰ _ਗ੍ਰਸਤਨੀ”, _'ਸੁਭਟਹਾ” ਅਤੇ _'ਕਾਲਾਯੁਧ` ਜਿਸ _ਦੇ _ਨਾਮ _ਹਨ, (ਉਹ) ਵੈਰੀ 
ਦੇ ਗਲੇ ਵਿਚ ਪੈ ਜਾਂਦੀ ਹੈ ਅਤੇ ਮੇਰੇ _ਕੰਮ _ਸੰਵਾਰਦੀ ਹੈ।੨੮੪। ਕਾਲ, ਅਕਾਲ _ਅਤੇ 
ਕਰਾਲ ਕਹਿ ਕੇ, ਫਿਰ 'ਆਯੂਧ” ਪਦ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ, 
ਚਤੁਰ ਲੋਗ ਸਮਝ _ਲੈਣ।੨੮੫। 

ਪਹਿਲਾਂ ਸੂਰਜ” ਸ਼ਬਦ ਉਚਾਰੋ, _(ਫਿਰ) _'ਪੂਤ” ਤੋਂ ਬਾਦ _'ਸਸਤ੍ਰ” ਪਦ ਅੰਤ ਤੇ 
ਉਚਾਰੋਂ। _(ਇਸ _ ਤਰ੍ਹਾਂ) _ਬੇਅੰਤ _ਨਾਮ _ਪਾਸ _ਦੇ _ਬਣ ਹਨ 
ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ” ਅਤੇ “ 
ਨਾਮ _ਪਾਸ _ਦੇ _ਹਨ। ਚਤੁਰ ਪੁਰਸ਼ _ਚਿਤ 

ਪਹਿਲਾਂ ਭਾਨੁ, _ਦਿਵਾਕਰ, _ਦਿਨਧ ਸ਼ਬਦ ਕਹਿ ਕੇ ਫਿਰ ਸੁਤ” ਅਤੇ “ਅਸਤ” ਪਦ 
ਜੋੜੋ। _(ਇਹ) ਸਾਰੇ _ਨਾਮ _ਪਾਸ _ਦੇ ਹਨ, ਚਤੁਰ _ਲੋਗ _ਸਮਝ _ਲੈਣ।੨੮੮। _ਦਿਨਮਣਿ, 
ਦਿਵਕਰਿ ਅਤੇ _ਰੈਣਹਾ (ਸ਼ਬਦ) _ਕਹਿ ਕੇ ਫਿਰ 'ਸੁਤ` ਅਤੇ _ਅਸਤ੍ਰ` ਪਦ _ਜੋੜੋ। _(ਇਹ) 


੮ 


ਸਾਰੇ _ਪਾਸ _ਦੇ ਨਾਮ _ਹੋ ਜਾਣਗੇ, _ਸੂਝਵਾਨ ਲੋਗ _ ਜਾਣ _ ਲੈਣ।੨੮੯। 

“ਦਿਨ” ਦੇ ਨਾਮ ਕਹਿ ਕੇ (ਫਿਰ) 'ਮਣਿ ” ਪਦ ਦਾ ਕਥਨ ਕਰੋਂ। (ਮਗਰੋਂ) ਸੁਤ” 
ਅਤੇ _'ਅਸਤੁ” (ਸ਼ਬਦ) _ਕਹਿ ਦਿਓ, (ਇਹ) ਸਭ ਪਾਸ _ਦੇ ਨਾਮ _ਹਨ।੨੯0। _ਦਿਵਕਰਿ, 
ਦਿਨਪਤਿ, _ਨਿਸਰਿ _(ਨਿਸਅਰਿ) ਅਤੇ _ਦਿਨਨਾਇਕ (ਸ਼ਬਦ) ਕਹਿ _ਕੇ ਫਿਰ 'ਸੁਤ” ਅਤੇ 
“'ਅਸਤ੍ਰ` _ਪਦਾਂ ਦਾ _ਉਚਾਰਨ _ਕਰੋ। _(ਇਹ) ਸਭ _ਪਾਸ ਦੇ ਨਾਮ ਜਾਣ _ਲਵੋਂ।੨੯੧। 

ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ` ਅਤੇ 'ਅਸਤ੍ਰ` ਪਦ ਜੋੜੋ। ਇਹ ਸਾਰੇ 
ਨਾਮ _ਪਾਸ _ਦੇ _ਹਨ। ਚਤੁਰ _ਲੋਗ _ ਮਨ __ ਵਿਚ _ ਜਾਣ _ਲੈਣ।੨੯੨। 


'ਅਸਤੁ” 
ਵਿਚ 


੪੪੨ 


ਸੀ _ਦਸਮ-ਗ੍ਰੰਥ ਸਾਹਿਬ 


ਜਮ ਪਦ ਪ੍ਰਿਥਮ ਬਖਾਨਿ ਕੈ ਸਸਤ੍ਹ ਸਬਦ ਪੁਨਿ ਦੇਹੁ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ। ੨੯੩। 
ਬਈਵਸਤੁ ਪਦ ਆਦਿ ਕਹਿ ਆਯੁਧ ਅੰਤਿ ਬਖਾਨੁ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ _ਜਾਨੁ। ੨੯੪। 
ਕਾਲ ਸਬਦ ਕੋ ਆਦਿ ਕਹਿ ਅਸਤ ਸਬਦ _ਕਹਿ _ਅੰਤ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਅਨੰਤ। ੨੯੫। 
ਪਿਤਰ ਰਾਜ ਪਦ ਪ੍ਰਿਥਮ ਕਹਿ ਅਸਤ ਸਬਦ ਪੁਨਿ ਦੇਹੁ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚੀਨ ਚਿਤਿ ਲੇਹੁ। ੨੯੬। 
ਦੰਡੀ ਪ੍ਰਿਥਮ ਬਖਾਨਿ ਕੈ ਅਸਤ੍ਰ ਸਬਦ ਕਹਿ _ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਬਿਅੰਤ। ੨੯੭। 
ਜਮੁਨਾ ਭ੍ਰਾਤ ਬਖਾਨ ਕੈ _ਆਯੁਧ _ਬਹੁਰਿ _ਬਖਾਨੁ। 

ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ! ੨੯੮। 
ਸਭ ਜਮੁਨਾ ਕੇ ਨਾਮ ਲੈ ਭ੍ਰਾਤ ਅਸਤ ਪੁਨਿ ਦੇਹੁ। 

ਸਕਲ ਨਾਮ ਸੀ ਪਾਸਿ ਕੇ ਚਤੁਰ ਚਿਤਿ ਲਖਿ ਲੇਹੁ। ੨੯੯। 
ਪਿਤਰ ਸਬਦ ਪ੍ਿਥਮੈ _ਉਚਰਿ _ਏਸਰ ਬਹੁਰਿ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩00। 


ਚ 


ਸਭ _ਪਿਤਰਨ ਕੇ ਨਾਮ ਲੈ ਨਾਇਕ ਬਹੁਰਿ _ਬਖਾਨ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩0੧ 
ਸਕਲ ਜਗਤ ਕੇ ਨਾਮ ਲੈ _ਘਾਇਕ ਅਸਤ _ਬਖਾਨੁ। 
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩0੨। 


ਰਿਪੁ ਖੰਡਨਿ ਦਲ _ਦਾਹਨੀ ਸਤਰ _ਤਾਪਨੀ _ਸੋਇ। 

ਸਕਲ ਪਾਸਿ ਕੇ ਨਾਮ ਸਭ ਜਾਤੇ ਬਚ੍ਯੋ ਨ _ਕੋਇ। ੩0੩। 
ਰਿਪੁ ਪਦ ਪ੍ਰਿਥਮ _ਬਖਾਨਿ ਕੈ ਗੁਸਿਤਨਿ ਬਹੁਰਿ ਬਖਾਨੁ। 
ਸਕਲ ਨਾਮ ਜਮ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩0੪੧ 
ਖਲ ਪਦ ਆਦਿ ਉਚਾਰਿ ਕੈ ਖੰਡਨਿ ਅੰਤਿ _ਬਖਾਨ। 
ਸਕਲ ਨਾਮ ਜਮ ਪਾਸਿ ਕੇ ਚੀਨੀਅਹੁ ਚਤੁਰ _ਸੁਜਾਨ। _੩0੫। 
ਦਲ _ਦਾਹਨਿ _ਰਿਪੁ ਗੂਸਿਤਨੀ ਸਤ੍ਹ _ਤਾਪਨੀ _ਸੋਇ। 

ਕਾਲ ਪਾਸਿ ਕੇ ਨਾਮ ਸਭ ਜਾਤੇ ਰਹਿਤ ਨ ਕੋਇ। ੩0੬। 
ਜਾਂ ਪਦ ਪ੍ਰਿਥਮ ਉਚਾਰਿ ਕੈ ਮੀ ਪਦ ਅੰਤਿ ਬਖਾਨੁ। 
ਜਾਮੀ ਪਦ ਏ ਹੋਤ ਹੈ ਨਾਮ ਪਾਸਿ ਕੇ ਜਾਨੁ। ੩0੭। 
ਦਿਸਾ _ਬਾਰੁਣੀ ਪ੍ਰਿਥਮ ਕਹਿ _ਏਸਰਾਸਤ੍ਰ _ਕਹਿ _ਅੰਤਿ। 
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ _ਬਿਅੰਤ। ੩0੮। 
ਪਛਮ ਆਦਿ _ਬਖਾਨਿ ਕੈ ਏਸਰ ਪੁਨਿ ਪਦ ਦੇਹੁ। 

ਆਯੁਧ _ਬਹੁਰਿ ਬਖਾਨੀਐ ਨਾਮ ਪਾਸਿ _ਲਖਿ ਲੇਹੁ। _੩0੯। 


ਸਸੜ ਨਾਮ ਮਾਲਾ ੪੪੨੩ 


ਪਹਿਲਾਂ _'ਜਮ” ਪਦ ਕਹਿ ਕੇ ਫਿਰ 'ਸਸਤ੍ਰ` ਪਦ ਕਹਿ _ਦਿਓ। ਇਹ ਸਾਰੇ ਪਾਸ 
ਦੇ ਨਾਮ _ਹਨ। ਸੂਝਵਾਨ ਲੋਗ _ਮਨ ਵਿਚ _ਵਿਚਾਰ _ਕਰ _ਲੈਣ।੨੯੩। ਪਹਿਲਾਂ _“ਬਈਵਸਤੁ” 
(ਸੂਰਜ ਦਾ ਪੁੱਤਰ, ਯਮ) ਪਦ ਕਹਿ ਕੇ (ਫਿਰ) ਅੰਤ ਉਤੇ “ਆਯੁਧ” ਸ਼ਬਦ ਜੋੜੋ। (ਇਹ) 
ਸਾਰੇ _ਨਾਮ _ਪਾਸ _ਦੇ _ਹਨ। _ ਸਮਝਦਾਰ _ ਲੋਗ _ ਮਨ _ ਵਿਚ _ ਵਿਚਾਰ _ ਲੈਣ।੨੯੪। 

ਪਹਿਲਾਂ “ਕਾਲ” ਪਦ _ਦਾ _ਕਥਨ _ਕਰੋ, (ਮਗਰੋਂ) _“ਅਸਤੁ` ਸ਼ਬਦ _ਦਾ ਕਥਨ _ਕਰੋ। 
(ਇਸ ਤਰ੍ਹਾਂ) ਪਾਸ _ਦੇ ਅਨੇਕਾਂ _ਨਾਮ _ਬਣ _ਸਕਦੇ _ਹਨ।੨੯੫। _ਪਹਿਲਾਂ _“ਪਿਤਰ _ਰਾਜ' 
ਪਦ ਦਾ ਉਚਾਰਨ ਕਰੋਂ, ਫਿਰ _'ਅਸਤ੍ਰ` ਸ਼ਬਦ _ਦਾ ਕਥਨ _ਕਰੋ। (ਇਹ) ਸਾਰੇ ਨਾਮ _ਪਾਸ 
ਦੇ _ਹਨ। ਚਤੁਰ _ਲੋਗ _ ਮਨ _ ਵਿਚ _ ਜਾਣ _ ਲੈਣ।੨੯੬। 

ਪਹਿਲਾਂ _'ਦੰਡੀ` ਸ਼ਬਦ ਕਹਿ ਕੇ ਫਿਰ ਅੰਤ ਤੇ _'ਅਸਤ੍ਰ”` ਸ਼ਬਦ _ਦਾ ਕਥਨ ਕਰੋ। 
ਇਹ ਸਾਰੇ _ਬੇਅਤ ਨਾਮ _ਪਾਸ _ਦੇ _ਹਨ। ਚਤੁਰ ਪੁਰਸ਼ ਸਮਝ _ਲੈਣ।੨੯੭। ਪਹਿਲਾਂ ਜਮੁਨਾ 
ਭੁਾਤ” ਪਦ ਕਹਿ ਕੇ ਮਗਰੋਂ “ਆਯੁਧ” ਸ਼ਬਦ _ਦਾ _ਕਥਨ _ਕਰੋ। (ਇਹ) ਸਾਰੇ ਨਾਮ _ਪਾਸ 
ਦੇ _ਹਨ। _ ਸਮਝਦਾਰ _ਲੋਗ _ ਸਮਝ _ ਲੈਣ।੨੯੮। 

'ਜਮੁਨਾ” ਦੇ ਸਾਰੇ ਨਾਮ ਲੈ ਕੇ, ਫਿਰ 'ਭਹਾਤ` ਅਤੇ _'ਅਸਤ੍ਰ` ਸ਼ਬਦ ਜੋੜੋ। (ਇਹ) 
ਸਾਰੇ ਨਾਮ _ਪਾਸ _ਦੇ _ਹਨ। ਚਤੁਰ ਲੋਗ _ਮਨ _ਵਿਚ _ਸਮਝ _ਲੈਣ।੨੯੯। ਪਹਿਲਾਂ _'ਪਿਤਰ” 
ਸ਼ਬਦ ਦਾ ਕਥਨ ਕਰੋ, ਪਿਛੋਂ _'ਏਸਰ” ਪਦ ਦਾ ਉਚਾਰਨ ਕਰੋ। (ਇਹ) ਸਾਰੇ ਨਾਮ _ਪਾਸ 
ਦੇ _ਹਨ। ਵਿਦਵਾਨ ਲੋਗ ਸਮਝ _ ਲੈਣ।੩00। 

(ਪਹਿਲਾਂ) ਸਾਰਿਆਂ ਪਿਤਰਾਂ ਦੇ ਨਾਮ ਲੈ ਕੇ, ਫਿਰ ਅੰਤ ਉਤੇ “ਨਾਇਕ” ਪਦ ਦਾ 
ਬਖਾਨ _ਕਰੋ। _(ਇਹ) _ਸਾਰੇ _ਨਾਮ _ਪਾਸ _ਦੇ _ਹਨ। ਸੂਝਵਾਨ ਲੋਗ _ਮਨ ਵਿਚ _ਵਿਚਾਰ 
ਲੈਣ।੩0੧। (ਪਹਿਲਾਂ) “ਜਗਤ?” _ਦੇ ਸਾਰੇ _ਨਾਮ ਲੈ ਕੇ (ਫਿਰ) 'ਘਾਇਕ” ਅਤੇ _'ਅਸਤ੍ਰ” 
ਸ਼ਬਦ ਜੋੜੋ। (ਇਹ) ਸਾਰੇ ਪਾਸ ਦੇ ਨਾਮ _ਹਨ। ਸੂਝਵਾਨ ਲੋਗ _ਚਿਤ _ਵਿਚ ਵਿਚਾਰ _ਕਰ 
ਲੰਣ।੩0੨। 


'ਰਿਪੁ ਖੰਡਨ” “ਦਲ _ਦਾਹਨੀ” ਅਤੇ _'ਸਤੁ __ਤਾਪਨੀ” (ਆਦਿ) ਜੋ ਨਾਮ _ਹਨ, ਇਹ 
ਸਾਰੇ ਪਾਸ ਦੇ ਨਾਮ ਹਨ, ਜਿਸ ਤੋਂ ਕੋਈ ਵੀ ਬਚਿਆ ਨਹੀਂ ਹੈ।੩0੩। ਪਹਿਲਾਂ 'ਰਿਪੁ” 
ਪਦ ਕਹਿ ਕੇ, ਪਿਛੋਂ _'ਗੁਸਿਤਨਿ” ਸ਼ਬਦ _ਕਹਿ _ਦਿਓ। (ਇਹ) ਸਭ ਪਾਸ ਦੇ ਨਾਮ ਹਨ 
ਵਿਚਾਰਵਾਨ ਮਨ ਵਿਚ ਸਮਝ _ਲੈਣ।੩0੪। 

ਪਹਿਲਾਂ ਖਲ” ਪਦ ਕਥਨ ਕਰ ਕੇ, ਬਾਦ ਵਿਚ _'ਖੰਡਨਿ” ਪਦ ਜੋੜ _ਦਿਓ। (ਇਹ) 
ਸਾਰੇ _ਪਾਸ _ਦੇ _ਨਾਮ _ਹਨ। _ ਵਿਚਾਰਵਾਨ ਮਨ _ ਵਿਚ ਸੋਚ _ਲੈਣ।੩0੫। _'ਦਲ _ਦਾਹਨਿ”, 
'ਰਿਪੁ ਗੁਸਿਤਨੀ” ਅਤੇ _'ਸਤ੍ੂ _ਤਾਪਨੀ”` (ਆਦਿ ਨਾਮ) ਪਾਸ ਦੇ ਹਨ, ਜਿਨ੍ਹਾਂ ਤੋਂ ਕੋਈ ਵੀ 
ਖਾਲੀ _ਨਹੀਂ _ਹੈ।੩0੬। 

'ਜਾ” ਪਦ ਨੂੰ ਪਹਿਲਾਂ ਉਚਾਰ ਕੇ ਪਿਛੋਂ ਮੀ” ਪਦ ਅੰਤ ਉਤੇ ਕਥਨ ਕਰੋਂ। (ਇਸ) 
'ਜਾਮੀ` ਪਦ ਨੂੰ ਪਾਸ ਦੇ _ਨਾਮ _ਸਮਝ _ਲਵੋਂ।੩(0੭। ਪਹਿਲਾਂ _'ਬਾਰੁਣੀ _ਦਿਸਾ” (ਵਰਣ ਦੀ 
ਦਿਸ਼ਾ, ਪੱਛਮ) ਪਹਿਲਾਂ ਕਹਿ ਕੇ, ਫਿਰ “ਏਸਰਾਸਤ੍ਰ` ਸ਼ਬਦ ਅੰਤ ਉਤੇ ਕਥਨ ਕਰੋ। (ਇਹ) 
ਬੇਔਤ _ ਨਾਮ _ਪਾਸ _ਦੇ ਬਣਦੇ _ਜਾਣਗੇ।੩0੮। 

ਪਹਿਲਾ _“ਪਛਮ” ਪਦ ਕਹਿ ਕੇ ਫਿਰ “ਏਸਰ” ਸ਼ਬਦ ਕਹਿ ਦਿਓ। ਫਿਰ 'ਆਯੂਧ” 
ਸ਼ਬਦ _ਜੋੜ _ਦਿਓ। (ਇਹ) ਪਾਸ _ਦੇ ਨਾਮ ਹੋ ਜਾਣਗੇ।੩(0੯। 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਿਥਮ ਠਗਨ ਕੇ ਨਾਮ ਲੈ ਆਯੁਧ ਬਹੁਰਿ ਬਖਾਨ। 

ਸਕਲ ਨਾਮ _ਏ ਪਾਸਿ ਕੇ ਚਤੁਰ ਚਿਤ ਪਹਿਚਾਨ। _੩੧0। 
ਬਾਟਿ ਆਦਿ ਪਦ ਉਚਰਿ ਕੈ ਹਾ ਪਦ ਅਸਤ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। _੩੧੧। 


ਮਗ ਪਦ ਆਦਿ _ਬਖਾਨਿ ਕੈ ਛਿਦ ਪਦ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜੋ ਚਤੁਰ ਪਛਾਨ। ੩੧੨। 
ਮਾਰਗ ਆਦਿ _ਬਖਾਨਿ _ਕੈ ਮਾਰ ਬਖਾਨਹੁ _ਅੰਤਿ। 

ਨਾਮ ਪਾਸਿ ਕੋ ਹੋਤ ਹੈ ਨਿਕਸਤ ਚਲੈ ਬਿਅੰਤ। ੩੧੩। 
ਪੰਥ ਆਦਿ ਪਦ ਉਚਰਿ ਕੈ ਕਰਖਣ ਪੁਨਿ ਪਦ ਦੇਹੁ। 
ਆਯੁਧ ਬਹੁਰਿ ਬਖਾਨੀਐ ਨਾਮ _ਪਾਸਿ _ਲਖਿ ਲੇਹੁ। _੩੧੪। 
ਬਾਟ ਆਦਿ ਸਬਦ _ਉਚਾਰਿ_ਕੈ ਹਾ ਅਸਤ੍ਰਾਂਤਿ _ਬਖਾਨ। 
ਨਾਮ ਪਾਸਿ ਕੋ ਹੋਤ ਹੈ _ਚੀਨੀਅਹੁ _ਗੁਨਨ ਨਿਧਾਨ। _੩੧੫। 


ਰਾਹ ਆਦਿ ਪਦ _ਉਚਰੀਐ _ਰਿਪੁ ਕਹਿ ਅਸਤ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੧੬। 
ਪ੍ਰਿਥਮੈ ਧਨ _ਸਬਦੋ _ਉਚਰਿ ਹਰਤਾ ਆਯੁਧ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੧੭। 
ਮਾਲ ਆਦਿ _ਸਬਦੋਚਰਿ ਕੈ ਕਾਲ ਜਾਲ ਕਹਿ _ਅੰਤਿ। 
ਸਕਲ _ਨਾਮ _ਇਹ ਪਾਸਿ ਕੇ _ਚੀਨੀਅਹੁ ਪ੍ਰ੍ਗ੍ਯਾਵੰਤ। _੩੧੮। 
ਮਾਯਾ ਹਰਨ _ਉਚਾਰਿ ਕੈ ਆਯੁਧ ਬਹੁਰਿ _ਬਖਾਨ। 
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨ। ੩੧੯। 
ਮਗਹਾ _ਪਥਹਾ_ਪੈਂਡਹਾ ਧਨਹਾ ਦ੍ਰਿਬਹਾ ਸੋਇ। 

ਜਾ ਕੋ ਡਾਰਤ ਸੋ ਸਨੋ ਪਥਕ ਨ _ਉਬਰ੍ਯੋ ਕੋਇ। ੩੨6। 
ਬਿਖੀਆ ਆਦਿ _ਬਖਾਨਿ _ਕੈ ਆਯੁਧ _ਅੰਤਿ _ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਚਤੁਰ ਸੁ ਧਾਰ। ੩੨੧। 
ਬਿਖ _ਸਬਦਾਦਿ _ਉਚਾਰਿ ਕੈ ਦਾਇਕ ਅਸਤ _ਬਖਾਨ। 
ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। _੩੨੨। 
ਚੰਦੁਭਗਾ ਕੇ ਨਾਮ ਲੈ ਪਤਿ ਕਹਿ ਅਸਤ _ਬਖਾਨ। 

ਨਾਮ ਪਾਸਿ ਕੇ ਹੋਤ ਹੈ _ਚੀਨੀਅਹੁ ਪੁਗ੍ਯਾਵਾਨ। ੩੨੩। 
ਸਤੁਦੁਵ ਨਾਥ _ਬਖਾਨ ਕੈ ਪੁਨਿ ਕਹਿ _ਅਸਤੁ _ਬਿਸੇਖ। 
ਸਕਲ ਨਾਮ ਏ ਪਾਸਿ ਕੇ ਨਿਕਸਤ ਚਲਤੁ _ਅਸੇਖ। ੩੨੪੧ 
ਸਤਲੁਜ _ਸਬਦਾਦਿ _ਬਖਾਨਿ ਕੈ ਏਸਰਾਸਤ੍ਰ ਕਹਿ ਅੰਤਿ। 
ਨਾਮ ਸਕਲ ਹੈ ਪਾਸ ਕੇ ਚੀਨ ਲੇਹੁ ਬੁਧਿਵੰਤ। ੩੨੫। 
ਪ੍ਰਥਮ _ਬਿਪਾਸਾ ਨਾਮ ਲੈ _ਏਸਰਾਸਤ੍ੁ _ਪੁਨਿ _ਭਾਖੁ। 

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਿਤ ਮੈ ਰਾਖੁ। ੩੨੬। 


ਸਸੜ ਨਾਮ ਮਾਲਾ ੪੪੫ 


ਪਹਿਲਾਂ _ਠਗਾਂ ਦੇ ਨਾਮ ਲੈ ਕੇ, ਫਿਰ _'ਆਯੂਧ” ਸ਼ਬਦ ਜੋੜ _ਦਿਓ। (ਇਹ) ਸਾਰੇ 
ਨਾਮ _ਹਨ। ਚਤੁਰ ਰ _ਮਨ ਵਿਚ ਵਿਚਾਰ _ਲੈਣ।੩੧0। ਪਹਿਲਾਂ _'ਬਾਟਿ” ਪਦ 


ਪਾਸ 
ਦਾ ਉਚਾਰਨ _ਕਰ ਕੇ, ਫਿਰ “ਹਾ” ਅਤੇ 'ਅਸਤ੍ਰ” ਪਦ ਦਾ ਕਥਨ ਕਰੋ। (ਇਹ) ਸਾਰੇ ਪਾਸ 
ਦੇ 


ਨਾਮ _ਹਨ। _ ਚਤੁਰ _ਪੁਰਸ਼ੋ! _ਮਨ _ ਵਿਚ _ ਜਾਣ _ ਲਵੋਂ।੩੧੧। 

ਪਹਿਲਾਂ “ਮਗ” ਸ਼ਬਦ _ਕਹਿ ਕੇ, ਫਿਰ ਅੰਤ ਤੇ “ਛਿਦ” ਸ਼ਬਦ ਜੋੜ _ਦਿਓ। (ਇਹ) 
ਸਾਰੇ _ਪਾਸ _ਦੇ _ਨਾਮ _ਹਨ। _ ਚਤੁਰ _ਪੁਰਸ਼ _ਸਮਝ _ਲੈਣ।੩੧੨। _ ਮਾਰਗ” _ ਸ਼ਬਦ _ਪਹਿਲਾਂ 
ਕਹਿ ਕੇ, (ਪਿਛੋਂ) ਮਾਰ” ਸ਼ਬਦ ਅੰਤ ਤੇ ਜੋੜ _ਦਿਓ। (ਇਸ ਤਰ੍ਹਾਂ) ਪਾਸ ਦੇ ਬੇਅਤ ਨਾਮ 
ਬਣਦੇ ਜਾਣਗੇ।੩੧੩। 

ਪਹਿਲਾਂ “ਪੰਥ” ਸ਼ਬਦ ਉਚਾਰ ਕੇ ਫਿਰ “ਕਰਖਣ” ਪਦ ਕਹੋਂ। ਫਿਰ _'ਆਯੂਧ” ਸ਼ਬਦ 
ਜੋੜੋ। (ਇਹ) ਪਾਸ ਦੇ ਨਾਮ ਜਾਣ _ਲਵੋਂ।੩੧੪। ਪਹਿਲਾਂ 'ਬਾਟ” ਪਦ ਉਚਾਰ ਕੇ, _ਫਿਰ 
ਅੰਤ ਤੇ _'ਅਸਤ੍ਰ” (ਸ਼ਬਦ) ਦਾ ਬਖਾਨ ਕਰੋ। (ਇਹ) ਪਾਸ ਦੇ ਨਾਮ _ਹਨ। ਬੁੱਧੀਮਾਨ ਵਿਚਾਰ 
ਲੰਣ।੩੧੫। 

ਪਹਿਲਾਂ “ਰਾਹ” ਪਦ ਦਾ ਕਥਨ ਕਰੋ, (ਫਿਰ) 'ਰਿਪੁ” ਅਤੇ “ਅਸਤ੍ਰ` ਪਦ ਦਾ ਕਥਨ 
ਕਰੋ। (ਇਹ) ਪਾਸ ਦੇ ਨਾਮ ਬਣਦੇ _ਹਨ। _ਸੂਝਵਾਨ ਸੋਚ _ਕਰ _ਲੈਣ।੩੧੬। ਪਹਿਲਾਂ “ਧਨ” 
ਸ਼ਬਦ ਦਾ ਉਚਾਰਨ ਕਰੋ, ਫਿਰ “ਹਰਤਾ” ਅਤੇ _'ਆਯੂਧ” ਸ਼ਬਦ ਜੋੜੋ। ਇਹ ਪਾਸ ਦੇ ਨਾਮ 
ਬਣਦੇ _ ਹਨ, _ ਸੂਝਵਾਨ _ ਸਮਝ _ਲੈਣ।੩੧੭। 

“ਮਾਲ” ਸ਼ਬਦ _ਪਹਿਲਾਂ ਉਚਾਰ _ਕੇ _(ਫਿਰ) 'ਕਾਲ ਜਾਲ” ਅੰਤ ਉਤੇ ਕਥਨ _ਕਰੋ। 
(ਇਹ) ਸਾਰੇ _ਨਾਮ _ਪਾਸ _ਦੇ _ਹਨ। ਬੁੱਧੀਮਾਨ ਸੋਚ _ਲੈਣ।੩੧੮। (ਪਹਿਲਾਂ) ਮਾਯਾ _ਹਰਨ” 
ਪਦ ਦਾ ਕਥਨ ਕਰ ਕੇ, ਫਿਰ 'ਆਯੂਧ” ਸ਼ਬਦ ਕਹਿ _ਦਿਓ। (ਇਹ) ਸਾਰੇ 'ਪਾਸ” ਦੇ ਨਾਮ 
ਹਨ। _ ਸੂਝਵਾਨ _ ਮਨ _ ਵਿਚ _ ਜਾਣ _ਲੈਣ।੩੧੯। 

“ਮਗਹਾ”, 'ਪਥਹਾ”, 'ਪੈਂਡਹਾ”, _'ਧਨਹਾ”, 'ਦ੍ਰਿਬਹਾ” (ਸਭ ਪਾਸ ਦੇ ਨਾਮ) _ਹਨ। ਜਿਸ 
ਉਤੇ _(ਠਗ) _ਇਸ ਨੂੰ _ਸੁਟਦਾ ਹੈ, _ਉਹ _ (ਰਾਹੀ) _ਬਚ _ਨਹੀਂ _ਸਕਦਾ।੩੨0। _ਪਹਿਲਾਂ 
“ਬਿਖੀਆ” (ਸ਼ਬਦ) ਕਹਿ ਕੇ ਫਿਰ ਅੰਤ ਵਿਚ _'ਆਯੂਧ” _ਉਚਾਰੋ। _(ਇਹ) ਪਾਸ ਦੇ ਨਾਮ 
ਹੁੰਦੇ _ਹਨ। _ ਚਤੁਰ ਲੋਗ _ ਵਿਚਾਰ _ਕਰ _ ਲੈਣ।੩੨੧। 

ਪਹਿਲਾਂ _“ਬਿਖ” ਸ਼ਬਦ ਉਚਾਰ ਕੇ ਫਿਰ “ਦਾਇਕ” ਅਤੇ _'ਅਸਤ੍ਰ` ਪਦ ਕਥਨ _ਕਰੋ। 
(ਇਹ) ਨਾਮ ਪਾਸ ਦੇ ਹੁੰਦੇ ਹਨ। ਸਿਆਣੇ ਲੋਗ _ਜਾਣ _ਲੈਣ।੩੨੨। _'ਚੰਦੂਭਗਾ” ਦਾ ਨਾਂ 
ਪਹਿਲਾਂ ਲੈ ਕੇ ਫਿਰ 'ਪਤਿ” ਅਤੇ 'ਅਸਤ੍ਰ” ਦਾ ਕਥਨ ਕਰੋਂ। (ਇਹ) ਨਾਮ ਪਾਸ ਦੇ _ਹਨ। 
ਵਿਦਵਾਨ ਲੋਗ ਸਮਝ _ਲੈਣ।੩੨੩। 

(ਪਹਿਲਾਂ) _'ਸਤੁਦੂਵ _ਨਾਥ` (ਸ਼ਬਦ) ਕਹਿ ਕੇ ਫਿਰ 'ਅਸਤ੍` ਸ਼ਬਦ _ਕਥਨ _ਕਰੋ। 
(ਇਸ ਤਰ੍ਹਾਂ) ਪਾਸ _ਦੇ ਅਨੰਤ _ਨਾਮ _ਬਣਦੇ _ਜਾਣਗੇ। _੩੨੪। _ਪਹਿਲਾਂ “ਸਤਲੁਜ” ਸ਼ਬਦ 
ਕਹਿ ਕੇ (ਮਗਰੋਂ) _“ਏਸਰਾਸਤ੍ਰ` ਕਹਿ _ਦਿਓ। (ਇਹ) ਨਾਮ ਪਾਸ _ਦੇ _ਹਨ। ਸੂਝਵਾਨੋ _! 
ਨਿਸਚੈ ਕਰ _ਲਵੋਂ।੩੨੫। 

ਪਹਿਲਾਂ _“ਬਿਪਾਸਾ` (ਬਿਆਸ) ਨਾਮ ਲੈ ਕੇ, ਫਿਰ “ਏਸਰਾਸਤੁ” ਕਹਿ ਦਿਓ। (ਇਹ) 
ਪਾਸ _ਦੇ ਨਾਮ _ਹਨ। _ ਚਤੁਰ _ਲੋਗ _ਨਿਸਚਾ _ ਕਰ _ ਲੈਣ।੩੨੬। 


ਸੀ _ਦਸਮ-ਗ੍ਰੰਥ _ਸਾਹਿਬ 


ਰਾਵੀ ਸਾਵੀ ਆਦਿ ਕਹਿ ਆਯੁਧ ਏਸ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍੍ਗ੍ਯਾਵਾਨ। ੩੨੭। 
ਸਾਵੀ ਈਸ੍ਰਾਵੀ ਸਭਿਨ ਆਯੁਧ _ਬਹੁਰਿ _ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੩੨੮। 
ਜਲ ਸਿੰਧੁ ਏਸ _ਬਖਾਨਿ ਕੈ ਆਯੂਧ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ। ੩੨੯। 
ਬਿਹਥਿ ਆਦਿ _ਸਬਦੋਚਰਿ ਕੈ _ਏਸਰਾਸਤ੍ੁ _ਕਹੁ _ਅੰਤਿ। 
ਸਕਲ ਨਾਮ ਏ ਪਾਸਿ ਕੇ ਚੀਨ ਲੇਹੁ ਮਤਿਵੰਤ। ੩੩0। 
ਸਿੰਧੁ ਆਦਿ ਸਬਦ _ਉਚਰਿ ਕੈ ਆਯੁਧ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਸਭ _ਚੀਨਹੁ _ਪੁਗ੍ਯਾਵਾਨ। _੩੩੧। 
ਨੀਲ ਆਦਿ _ਸਬਦੁਚਰਿ ਕੈ `ਏਸਰ ਅਸਤ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਸੁਰ ਗਿਆਨ। ੩੩੨। 


ਅਸਿਤ ਬਾਰਿ _ਸਬਦਾਦਿ ਕਹਿ ਪਤਿ _ਅਸਤ੍ਰਾਂਤਿ _ਬਖਾਨ। 
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੩੩੩। 
ਕਿਸਨਾ ਆਦਿ _ਉਚਾਰਿ ਕੈ ਆਯੁਧ ਏਸ _ਬਖਾਨ। 

ਨਾਮ ਪਾਸ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੩੩੪। 


ਸਬਦ ਆਦਿ ਕਹਿ _ਭੀਮਰਾ ਏਸਰਾਸਤ੍ਰ _ਕਹਿ _ਅੰਤ। 
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ। ੩੩੫। 
ਤਪਤੀ ਆਦਿ _ਉਚਾਰਿ ਕੈ ਆਯੂਧ ਏਸ _ਬਖਾਨ। 
ਨਾਮ ਪਾਸ ਕੇ ਹੋਤ ਹੈ ਸੁ ਜਨਿ ਸਤਿ ਕਰਿ ਜਾਨ। ੩੩੬। 


ਬਾਰਿ ਰਾਜ ਸਮੁੰਦੇਸ ਭਨਿ ਸਰਿਤ ਸਰਿਧ ਪਤਿ ਭਾਖੁ। 
ਆਯੁਧ ਪੁਨਿ ਕਹਿ ਪਾਸ ਕੇ ਚੀਨ ਨਾਮ ਚਿਤਿ ਰਾਖੁ। ੩੩੭। 
ਬਰੁਣ _ਬੀਰਹਾ ਆਦਿ ਕਹਿ ਆਯੁਧ ਪੁਨਿ ਪਦ ਦੇਹੁ। 
ਨਾਮ ਪਾਸ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੩੩੮। 
ਨਦੀ _ਰਾਜ _ਸਰਿਤੀਸ _ਭਨਿ ਸਮੁੰਦਰਾਟ ਪੁਨਿ ਭਾਖੁ। 
ਆਯੁਧ _ਅੰਤਿ ਬਖਾਨੀਐ ਨਾਮ ਪਾਸਿ _ਲਖਿ _ਰਾਖੁ। ੩੩੯। 
ਬੁਹਮ ਪੁਤ੍ਰ ਪਦ ਆਦਿ ਕਹਿ ਏਸਰਾਸਤ੍ਰ ਕਹਿ ਅੰਤਿ। 
ਨਾਮ ਪਾਸਿ ਕੇ ਸਕਲ ਹੀ ਚੀਨ ਲੇਹੁ _ਮਤਿਵੰਤ। ੩੪0। 
ਬੁਹਮਾ ਆਦਿ ਬਖਾਨਿ ਕੈ ਅੰਤਿ ਪੁਤ੍ਰ ਪਦ ਦੇਹੁ। 
ਆਯੂਧ ਏਸ ਬਖਾਨੀਐ ਨਾਮ _ਪਾਸਿ _ਲਖਿ ਲੇਹੁ। _੩੪੧। 
ਬੁਹਮਾ ਆਦਿ _ਉਚਾਰਿ ਕੈ ਸੁਤ ਪਦ ਬਹੁਰਿ _ਬਖਾਨ। 
ਏਸਰਾਸਤ੍ਰ _ਪੁਨਿ _ਭਾਖੀਐ ਨਾਮ _ਪਾਸਿ _ਪਹਿਚਾਨ। _੩੪੨। 
ਜਗਤ ਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ _ਚੀਨੀਅਹੁ ਪ੍ਰਗਿਆਵਾਨ। ੩੪੩। 


ਸਸੜ ਨਾਮ ਮਾਲਾ ੪੪੭ 


ਪਹਿਲਾਂ “ਰਾਵੀ” ਨਦੀ _(“ਸਾਵੀ”[ਸਰਾਵੀ) ਕਹਿ ਦਿਓ, ਫਿਰ “ਏਸ ਆਯੁਧ” ਪਦ ਦਾ 
ਕਥਨ _ਕਰੋ। _ਇਹ ਸਾਰੇ _ਨਾਮ _ਪਾਸ _ਦੇ ਹੋ ਜਾਂਦੇ ਹਨ। ਵਿਦਵਾਨ ਸਮਝ _ ਲੈਣ।੩੨੭। 
(ਪਹਿਲਾਂ) “ਸਾਵੀ” ਅਤੇ 'ਈਸ੍ਰਾਵੀ` ਕਹਿ ਕੇ ਫਿਰ “ਆਯੁਧ” ਪਦ ਜੋੜ _ਦਿਓ। (ਇਹ) ਸਾਰੇ 
ਪਾਸ ਦੇ ਨਾਮ _ਹੋ ਜਾਂਦੇ _ਹਨ। _ ਵਿਦਵਾਨ ਵਿਚਾਰ _ਕਰ _ ਲੈਣ।੩੨੮। 

(ਪਹਿਲਾਂ) “ਜਲ ਸਿੰਧੂ” ਕਹਿ ਕੇ ਫਿਰ “ਏਸ” ਅਤੇ 'ਆਯੂਧ” ਪਦ ਦਾ ਕਥਨ ਕਰੋ। 
(ਇਹ) ਸਾਰੇ _ਪਾਸ _ਦੇ ਨਾਮ ਬਣਦੇ _ਹਨ। _ ਸੂਝਵਾਨੋ! ਵਿਚਾਰ _ਲਵੋ।੩੨੯। _ ਪਹਿਲਾਂ 
“'ਬਿਹਥਿ” ਪਦ ਕਹਿ ਕੇ, ਫਿਰ _“ਏਸਰਾਸਤ੍ਰ` (ਸ਼ਬਦ) ਕਥਨ ਕਰੋਂ। (ਇਹ) ਨਾਮ ਪਾਸ ਦੇ 
ਹਨ। _ ਬੁੱਧੀਮਾਨ ਸਮਝ _ਲੈਣ।੩੩0। 

ਪਹਿਲਾਂ _'ਸਿੰਧੁ” ਸ਼ਬਦ ਕਹਿ ਕੇ ਅੰਤ ਉਤੇ '“ਆਯੂਧ” ਸ਼ਬਦ ਦਾ ਬਖਾਨ ਕਰੋਂ। (ਇਹ) 
ਪਾਸ _ਦੇ ਨਾਮ ਹੋ ਜਾਂਦੇ _ਹਨ। ਸੂਝਵਾਨ _ਵਿਚਾਰ _ਲੈਣ।੩੩੧। _ਪਹਿਲਾਂ _'ਨੀਲ” ਸ਼ਬਦ 
ਉਚਾਰ ਕੇ, ਫਿਰ “ਏਸਰ _ਅਸਤ੍ਰ` ਦਾ ਕਥਨ ਕਰੋ। (ਇਹ) ਪਾਸ ਦਾ ਨਾਮ ਹੋ ਜਾਂਦਾ ਹੈ। 
ਚਤੁਰ ਪੁਰਸ਼ _ਵਿਚਾਰ _ਕਰ _ ਲੈਣ।੩੩੨। 

ਪਹਿਲਾਂ “ਅਸਿਤ ਬਾਰਿ” ਪਦ ਕਹਿ ਕੇ ਫਿਰ 'ਪਤਿ” ਅਤੇ ਔਤ ਤੇ “ਅਸਤ” ਸ਼ਬਦ 
ਕਹੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਗਿਆਨਵਾਨ _ ਸਮਝ _ਲੈਣ।੩੩੩। _ ਪਹਿਲਾਂ 
“ਕਿਸਨਾ” ਸ਼ਬਦ ਉਚਾਰ _ਕੇ ਮਗਰੋਂ) _'ਆਯੂਧ” ਅਤੇ “ਏਸ” ਸ਼ਬਦਾਂ ਦਾ ਕਥਨ ਕਰੋ। (ਇਹ) 
ਪਾਸ _ਦਾ _ਨਾਮ ਹੁੰਦਾ _ਹੈ। _ ਸੂਝਵਾਨੋ! _ ਸਮਝ _ਲਵੋ।੩੩੪। 
ਸ਼ੁਰੂ ਵਿਚ _'ਭੀਮਰਾ” ਸ਼ਬਦ _ਕਹਿ ਕੇ, ਫਿਰ _'ਏਸਰਾਸਤ੍ਰ'` ਦਾ ਕਥਨ _ਕਰੋ। (ਇਹ) 


ਪਾਸ ਦੇ ਨਾਮ ਹੋ ਜਾਂਦੇ _ਹਨ। _ਬ੍ਂਧੀਮਾਨੋ _! ਸਮਝ _ਲਵੋ।੩੩੫। ਪਹਿਲਾਂ _“ਤਪਤੀ” ਸ਼ਬਦ 
ਦਾ ਉ ਕਰੋ, ਫਿਰ “ਏਸ ਆਯੂਧ” ਜੋੜੋ। (ਇਹ) ਪਾਸ ਦਾ ਨਾਮ ਹੁੰਦਾ ਹੈ। _ਸਜਣੋ! 
ਸਚ ਕਰ _ਕੇ ਮੰਨੋ।੩੩੬। 

ਬਾਰਿ ਰਾਜ, _ਸਮੁੰਦੇਸ, _ਸਰਿਤ, _ਸਰਿਧ (ਤੋਂ ਬਾਦ) ਪਤਿ” ਸ਼ਬਦ ਲਗਾ ਕੇ, ਫਿਰ 
“ਆਯੁਧ” ਕਹਿ _ਦਿਓ। (ਇਹ) ਸਾਰੇ ਨਾਮ ਪਾਸ ਦੇ ਹਨ, (ਇਨ੍ਹਾਂ ਨੂੰ) ਚਿਤ ਵਿਚ ਯਾਦ 
ਰਖੋ।੩੩੭। _'ਬਰੂਣ” _ਜਾ _ “ਬੀਰਹਾ” _ਪਦ ਪਹਿਲਾਂ _ਕਹਿ _ਕੇ ਫਿਰ _'ਆਯੂਧ” ਪਦ _ਜੋੜੋਂ। 
(ਇਹ) ਪਾਸ _ਦੇ ਨਾਮ _ ਹੁੰਦੇ _ਹਨ। _ ਸਮਝਦਾਰ _ਚਿਤ _ਵਿਚ _ਵਿਚਾਰ _ਕਰ _ ਲੈਣ।੩੩੮। 


“ਨਦੀ-ਰਾਜ”, “ਸਰਿਤੀਸ” ਅਤੇ 'ਸਮੁੰਦ-ਰਾਟ” ਕਹਿ ਕੇ, ਬਾਦ ਵਿਚ ਅਤ ਤੇ 'ਆਯੂਧ” 
ਕਹਿ _ਦਿਓ। ਇਹ ਪਾਸ ਦੇ ਨਾਮ ਸਮਝ _ਲਵੋ।੩੩੯। ਪਹਿਲਾਂ “ਬ੍ਰਹਮ ਪੁਤ੍ਹ` ਸ਼ਬਦ _ਕਹਿ 
ਕੇ ਫਿਰ 'ਏਸਰਾਸਤ੍ਰ` ਸ਼ਬਦ ਕਹਿ _ਦਿਓ। ਇਹ ਪਾਸ ਦੇ ਨਾਮ _ਹਨ। ਬੁੱਧੀਮਾਨੋ! ਸਮਝ 
ਲਵੇਂ।੩੪0। 

ਪਹਿਲਾਂ _'ਬੁਹਮਾ” ਸ਼ਬਦ _ਕਹਿ ਕੇ, ਅੰਤ ਉਤੇ 'ਪੁਤ੍ਰ” _ਪਦ _ਰਖੋ। _(ਫਿਰ) 'ਏਸ”, 
“ਆਯੁਧ” ਸ਼ਬਦ ਜੋੜੋ। _ਇਸ ਤਰ੍ਹਾਂ ਇਹ ਪਾਸ ਦਾ ਨਾਮ ਹੈ।੩੪੧। ਪਹਿਲਾਂ _'ਬ੍ੂਹਮਾ” ਪਦ 
ਕਹਿ ਕੇ ਫਿਰ 'ਸੁਤ” ਅਤੇ _“ਏਸਰਾਸਤੁ` ਸ਼ਬਦ _ਕਥਨ _ਕਰੋ। _(ਇਹ) ਪਾਸ ਦਾ ਨਾਮ 


ਪਹਿਲਾਂ “ਜਗਤ ਪਿਤਾ” ਪਦ ਕਹਿ ਕੇ ਅੰਤ ਉਤੇ 'ਸੁਤ” ਸ਼ਬਦ ਕਥਨ _ਕਰੋ। (ਇਹ) 
ਪਾਸ _ਦਾ ਨਾਮ _ਹੋ ਜਾਂਦਾ _ਹੈ। _ਬੁੱਧੀਮਾਨੋ! ਸਮਝ _ਲਵੋਂ।੩੪੩। 


੪੪੮ 


ਸੀ _ਦਸਮ-ਗ੍ਰੰਥ _ਸਾਹਿਬ 


ਘਘਰ ਆਦਿ _ਉਚਾਰਿ ਕੈ ਈਸਰਾਸਤ੍ੁ _ਕਹਿ _ਅੰਤਿ। 

ਨਾਮ ਪਾਸ ਕੇ ਹੋਤ ਹੈ ਚੀਨੀਅਹੁ ਪੁਗਿਆਵੰਤ। ੩੪੪। 
ਆਦਿ _ਸੁਰਸਤੀ ਉਚਰਿ ਕੈ ਏਸਰਾਸਤ੍ਰ ਕਹਿ ਅੰਤਿ। 
ਨਾਮ ਪਾਸ ਕੇ ਸਕਲ ਹੀ ਚੀਨ ਲੇਹੁ _ਮਤਿਵੰਤ। ੩੪੫। 
ਆਮੂ ਆਦਿ _ਬਖਾਨਿ ਕੈ ਈਸਰਾਸਤ੍ਰ _ਕਹਿ _ਅੰਤਿ। 

ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ _ਬਿਅੰਤ। _੩੪੬। 
ਸਮੁੰਦ ਗਾਮਨੀ ਜੇ ਨਦੀ ਤਿਨ ਕੇ ਨਾਮ _ਬਖਾਨਿ। 
ਈਸਰਾਸਤੁ _ਪੁਨਿ ਉਚਾਰੀਐ ਨਾਮ _ਪਾਸਿ _ਪਹਿਚਾਨ। _੩੪੭। 


ਸਕਲ _ਕਾਲ ਕੇ ਨਾਮ ਲੈ ਆਯੁਧ ਬਹੁਰਿ ਬਖਾਨ। 

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੩੪੮। 
ਦੁਘਧ ਸਬਦ ਪ੍ਰਿਥਸੈ ਉਚਰਿ ਨਿਧਿ ਕਹਿ ਈਸ _ਬਖਾਨ। 
ਆਯੁਧ _ਬਹੁਰਿ ਬਖਾਨੀਐ ਨਾਮ _ਪਾਸਿ _ਪਹਿਚਾਨ। _੩੪੯। 
ਪਾਨਿਧਿ ਪ੍ਰਿਥਮ _ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ। 
ਨਾਮ ਸਕਲ ਸ੍ਰੀ ਪਾਸਿ ਕੇ ਚੀਨਤ ਚਲੈ ਅਨੰਤ। _੩੫0। 
ਸਰੋਜ ਆਦਿ ਉਚਾਰਿ ਕੈ ਨਿਧਿ ਕਹਿ ਈਸ _ਬਖਾਨ। 
ਆਯੁਧ _ਭਾਖੋ ਪਾਸਿ ਕੋ __ਨਿਕਸਤ ਨਾਮ ਪੁਮਾਨ। _੩੫੧। 
ਛਿਤਜਜ ਆਦਿ _ਬਖਾਨਿ ਕੈ ਈਸਰਾਸਤ੍ਰ _ਕਹਿ _ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਪ੍ਰਗ੍ਯਾਵੰਤ। _੩੫੨। 
ਇਸਤ੍ਰਿਨ ਆਦਿ ਬਖਾਨਿ ਕੈ ਰਜ ਪਦ ਅੰਤਿ ਉਚਾਰਿ। 
ਈਸਰਾਸਤੁ _ਕਹਿ ਪਾਸਿ ਕੇ ਲੀਜੀਐ ਨਾਮ ਸੁ _ਧਾਰ। ੩੫੩। 
ਨਾਰਿਜ ਆਦਿ ਉਚਾਰਿ ਕੈ ਈਸਰਾਸਤ੍ਰ _ਪਦ ਦੇਹੁ। 

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ। ੩੫੪। 
ਚੰਚਲਾਨ ਕੇ ਨਾਮ ਲੈ ਜਾ ਕਹਿ ਨਿਧਹਿ _ਬਖਾਨਿ। 
ਈਸਰਾਸਤ੍ਰ _ਪੁਨਿ _ਉਚਰੀਐ ਨਾਮ ਪਾਸਿ _ਪਹਿਚਾਨ। _੩੫੫। 


ਆਦਿ ਨਾਮ ਨਾਰੀਨ ਕੇ ਲੈ ਜਾ ਅੰਤਿ ਬਖਾਨ। 

ਨਿਧਿ ਕਹਿ _ਈਸਰਾਸਤ੍ਰ _ਕਹਿ ਨਾਮ ਪਾਸਿ _ਪਹਿਚਾਨ। _੩੫੬। 
ਬਨਿਤਾ ਆਦਿ _ਬਖਾਨਿ ਕੈ ਜਾ ਕਹਿ ਨਿਧਹਿ _ਬਖਾਨਿ। 
ਈਸਰਾਸਤ੍ _ਪੁਨਿ _ਭਾਖੀਐ _ਨਾਮ _ਪਾਸਿ _ਪਹਿਚਾਨ। _੩੫੭। 


ਇਸਤ੍ਰਿਜ ਆਦਿ ਉਚਾਰਿ ਕੈ ਨਿਧਿ ਕਹਿ ਈਸ _ਬਖਾਨਿ। 
ਈਸਰਾਸਤ੍ਰ ਕਹਿ _ਫਾਸਿ ਕੇ ਜਾਨੀਅਹੁ ਨਾਮ _ਸੁਜਾਨ। _੩੫੮। 
ਬਨਿਤਾ ਆਦਿ _ਬਖਾਨਿ ਕੈ ਨਿਧਿ ਕਹਿ _ਈਸ _ਬਖਾਨਿ। 
ਆਯੁਧ _ਬਹੁਰਿ ਬਖਾਨੀਐ _ਨਾਮ ਪਾਸਿ _ਪਹਿਚਾਨ। _੩੫੯। 


ਅੰਜਨਾਨ ਕੇ ਨਾਮ ਲੈ ਜਾ ਕਹਿ ਨਿਧਹਿ ਉਚਾਰਿ। 
ਈਸਰਾਸਤੁ _ਕਹਿ ਪਾਸਿ ਕੇ ਲੀਜਹੁ ਨਾਮ ਸੁ _ਧਾਰ। ੩੬0। 


ਸਸੜ _ ਨਾਮ _ ਮਾਲਾ ੪੪੯ 


ਪਹਿਲਾਂ _'ਘਘਰ” ਸ਼ਬਦ _ਉਚਾਰ ਕੇ, (ਫਿਰ) ਅਤ ਤੇ 'ਈਸਰਾਸਤ੍ਰ` _ਕਹਿ _ਦਿਓ। 
(ਇਹ) ਪਾਸ _ਦਾ ਨਾਮ _ਹੈ। ਚਤੁਰ ਲੋਗੋ! ਸਮਝ _ਲਵੋ।੩੪੪। _ਪਹਿਲਾਂ _'ਸੁਰਸਤੀ” ਪਦਾ 
ਦਾ ਉਚਾਰਨ ਕਰ ਕੇ (ਫਿਰ) ਔਤ ਤੇ “ਈਸਰਾਸਤ੍ਰ` ਸ਼ਬਦ ਕਹਿ _ਦਿਓ। ਇਸ ਸਾਰੇ ਪਾਸ 
ਦੇ ਨਾਮ ਹੋ ਜਾਂਦੇ _ਹਨ। _ਬੁੱਧੀਮਾਨੋ! ਵਿਚਾਰ _ਕਰ _ ਲਵੋਂ।੩੪੫। 

ਪਹਿਲਾਂ _'ਆਮੂ” (ਇਕ ਨਦੀ ਵਿਸ਼ੇਸ਼) ਸ਼ਬਦ ਕਹਿ ਕੇ ਫਿਰ 'ਈਸਰਾਸਤ੍ਰ` ਅੰਤ ਉਤੇ 
ਕਹੋ। _(ਇਸ ਤਰ੍ਹਾਂ) _ਪਾਸ _ਦੇ ਬੇਅੰਤ _ਨਾਮ _ਬਣਦੇ _ਜਾਣਗੇ।੩੪੬। _ਸਮੁੰਦਰ _ਵਲ ਜਾਣ 
ਵਾਲੀਆਂ _ਜੋ ਨਦੀਆਂ _ਹਨ, ਉਨ੍ਹਾਂ ਦੇ _ਨਾਮ _ਕਥਨ _ਕਰੋਂ। (ਮਗਰੋਂ) _“ਈਸਰਾਸਤ੍ਰ” ਸ਼ਬਦ 
ਕਹਿ _ਦਿਓ। (ਇਹ) ਪਾਸ _ਦੇ ਨਾਮ _ਬਣ _ ਜਾਣਗੇ।੩੪੭। 

(ਪਹਿਲਾਂ) ਸਾਰੇ ਕਾਲ ਦੇ ਨਾਮ ਲੈ ਕੇ, ਫਿਰ 'ਆਯੁਧ” ਪਦ ਦਾ ਕਥਨ ਕਰੋਂ। (ਇਹ) 
ਪਾਸ ਦੇ ਨਾਮ _ ਬਣਦੇ ਜਾਂਦੇ _ਹਨ। _ ਬੁੱਧੀਮਾਨੋ! _ਮਨ _ ਵਿਚ _ ਵਿਚਾਰ _ਕਰ _ ਲਵੋਂ।੩੪੮। 
ਪਹਿਲਾਂ _'ਦੁਘਧ” (ਖੀਰ) ਸ਼ਬਦ _ਉਚਾਰ ਕੇ ਫਿਰ _'ਨਿਧ” ਅਤੇ _“ਈਸ? ਸ਼ਬਦ ਜੋੜੋਂ। _ਫਿਰ 
“'ਆਯੂਧ” ਕਹਿ _ਦਿਓ। (ਇਹ) ਪਾਸ ਦਾ ਨਾਮ _ਬਣਦਾ _ਹੈ।੩੪੯। 

ਪਹਿਲਾਂ _“ਪਾਨਿਧਿ” ਸ਼ਬਦ _ਕਹਿ _ਕੇ (ਫਿਰ) ਅੰਤ ਤੇ _“ਈਸਰਾਸਤ੍ਰ` _ਕਥਨ _ਕਰੋ। 
(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ _ਬਣਦੇ _ਜਾਣਗੇ।੩੫0। _ਪਹਿਲਾਂ _'ਸ੍ਰੋਨਜ” ਸ਼ਬਦ _ਕਹਿ 
ਕੇ, ਫਿਰ “ਨਿਧਿ” ਅਤੇ 'ਈਸ” ਕਥਨ _ਕਰੋ। (ਫਿਰ) 'ਆਯੁਧ` ਸ਼ਬਦ _ਕਹੋ। (ਇਸ ਤਰ੍ਹਾਂ) 
ਪਾਸ _ਦੇ ਨਾਮ ਨਿਕਲਦੇ _ ਆਣਗੇ।੩੫੧। 

ਪਹਿਲਾਂ _“ਛਿਤਜਜ” ਪਦ ਕਹਿ _ਕੇ (ਫਿਰ) ਅੰਤ ਤੇ _“ਈਸਰਾਸਤ੍ਰ” _ਕਥਨ _ਕਰੋ। 
(ਇਹ) ਸਾਰੇ ਨਾਮ ਪਾਸ _ਦੇ _ਹਨ। ਬੁੱਧੀਮਾਨ ਲੋਗ ਜਾਣ _ਲੈਣ।੩੫੨। ਪਹਿਲਾਂ “ਇਸਤ੍ਰਿਨ” 
ਸ਼ਬਦ _ਕਹਿ ਕੇ, (ਫਿਰ) ਅੰਤ ਉਤੇ “ਰਜ” ਪਦ ਦਾ ਉਚਾਰਨ _ਕਰੋ। (ਫਿਰ) ਈਸਰਾਸਤੁ 
ਕਹਿ _ਦਿਓ। ਇਹ ਪਾਸ ਦਾ ਨਾਮ ਸਮਝ _ ਲਵੋਂ।੩੫੩। 

ਪਹਿਲਾਂ _“ਨਾਰਿਜ” ਸ਼ਬਦ _ ਉਚਾਰਨ _ਕਰ _ਕੇ, _(ਮਗਰੋਂ) _“ਈਸਰਾਸਤ੍` _ਪਦ  ਜੋੜੋ। 
(ਇਹ) ਨਾਮ _ਪਾਸ _ਦਾ _ਹੈ। _ਬੁੱਧੀਮਾਨੋ! _ ਵਿਚਾਰ _ਕਰ _ਲਵੋ।੩੫੪। _ (ਪਹਿਲਾਂ) _ਚੰਚਲਾਨ 
(ਇਸਤਰੀਆਂ) ਦੇ ਨਾਮ ਲੈ ਕੇ, (ਫਿਰ) ਜਾ” ਅਤੇ ਨਿਧਿ” ਕਹਿ ਦਿਓ। ਫਿਰ '“ਈਸਰਾਸਤ੍” 
ਸਬਦ _ਦਾ ਕਥਨ _ਕਰੋ। _(ਇਹ) ਪਾਸ _ਦੇ ਨਾਮ _ਸਮਝ _ਲਵੋਂ।੩੫੫। 

ਪਹਿਲਾਂ _ਨਾਰੀਨ (ਇਸਤਰੀਆਂ) ਦਾ ਨਾਮ _ਲੈ ਕੇ ਅੰਤ ਉਤੇ _'ਜਾ? ਅਤੇ ਨਿਧਿ? 
ਕਹਿ “ਈਸਰਾਸਤ੍ਰ` _ਕਥਨ _ਕਰੋ। _(ਇਹ) ਪਾਸ _ਦੇ _ਨਾਮ _ਸਮਝ _ਲਵੋਂ।੩੫੬। ਪਹਿਲਾਂ 
“ਬਨਿਤਾ”` ਪਦ ਕਹਿ ਕੇ (ਫਿਰ) 'ਜਾ” ਅਤੇ ਨਿਧਿ” ਅਤੇ ਫਿਰ “ਈਸਰਾਸਤ੍ਰ` ਪਦ ਜੋੜੋ। 
ਇਨ੍ਹਾਂ ਨੂੰ) _ਪਾਸ _ਦੇ ਨਾਮ _ਪਛਾਣ _ਲਵੋ।੩੫੭। 

ਪਹਿਲਾਂ _“ਇਸਤ੍ਰਿਜ` _(ਇਸਤਰੀਰਜ) ਸ਼ਬਦ ਉਚਾਰ ਕੇ, (ਫਿਰ) “ਨਿਧਿ” ਤੇ “ਈਸ” 
ਪਦ ਕਥਨ _ਕਰੋ। _(ਮਗਰੋਂ) 'ਈਸਰਾਸਤ੍ਰ` ਕਹਿ _ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ _ਸਮਝ 
ਲਵੋ।੩੫੮। ਪਹਿਲਾਂ _“ਬਨਿਤਾ” ਕਹੋ, ਫਿਰ “ਨਿਧਿ” ਅਤੇ _'ਈਸ” ਦਾ ਕਥਨ _ਕਰੋ। ਮਗਰੋਂ 
“ਆਯੁਧ” ਸ਼ਬਦ _ਜੋੜੋ। _(ਇਸ ਨੂੰ) ਪਾਸ _ਦੇ ਨਾਮ _ਸਮਝ _ਲਵੋ।੩੫੯। 

ਪਹਿਲਾਂ _ 'ਅਅੰਜਨਾਨ” _ (ਅੰਜਨ _ ਨਾਲ _ ਸ਼ਿੰਗਾਰ _ਕਰਨ _ ਵਾਲੀਆਂ, ਇਸਤਰੀਆਂ) ਦੇ 
ਨਾਮ ਲੈ ਕੇ, ਫਿਰ ਜਾ? ਸ਼ਬਦ ਕਹਿ ਕੇ “ਨਿਧ” ਪਦ ਜੋੜ ਦਿਓ। ਫਿਰ 'ਈਸਰਾਸਤ੍ਰ” ਕਥਨ 
ਕਰੋ। _ (ਇਹ) ਪਾਸ _ਦੇ ਨਾਮ _ਸਮਝ _ਲਵੋ।੩੬0। 


“੭ 


੪੫0 


ਸੀ _ਦਸਮ-ਗ੍ੰਥ _ਸਾਹਿਬ 


ਬਾਲਾ ਆਦਿ _ਬਖਾਨਿ ਕੈ ਨਿਧਿ ਕਹਿ ਈਸ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੬੧। 
ਅੰਜਨੀਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ। 
ਈਸਰਾਸਤੁ _ਪੁਨਿ _ਉਚਰੀਐ ਨਾਮ ਪਾਸਿ _ਪਹਿਚਾਨ। _੩੬੨। 


ਅਬਲਾ ਆਦਿ _ਉਚਾਰਿ ਕੈ ਨਿਧਿ ਕਹਿ ਈਸ _ਬਖਾਨਿ। 
ਆਯੁਧ _ਬਹੁਰਿ ਬਖਾਨੀਐ ਨਾਮ _ਪਾਸਿ _ਪਹਿਚਾਨ। _੩੬੩। 
ਨਰਜਾ ਆਦਿ ਉਚਾਰਿ ਕੈ ਜਾ ਨਿਧਿ ਈਸ _ਬਖਾਨ। 

ਆਯੁਧ ਬਹੁਰਿ ਬਖਾਨੀਐ _ਨਾਮ ਪਾਸਿ _ਪਹਿਚਾਨ। _੩੬੪। 


ਨਰੀ ਆਸੁਰੀ ਕਿੰਨ੍ਹਨੀ ਸੁਰੀ _ਭਾਖਿ ਜਾ _ਭਾਖਿ। 


ਨਿਧਿਪਤਿ ਅਸਤ ਕਹਿ ਪਾਸਿ ਕੇ ਨਾਮ ਚੀਨਿ ਚਿਤਿ ਰਾਖਿ। ੩੬੫। 


ਫਨਿਜਾ ਆਦਿ _ਉਚਾਰਿ ਕੈ ਜਾ ਕਹਿ ਨਿਧਹਿ ਬਖਾਨ। 
ਈਸਰਾਸਤੁ _ਕਹਿ ਪਾਸਿ ਕੇ ਚੀਨੀਅਹੁ ਨਾਮ _ਸੁਜਾਨ। _੩੬੬। 


ਅਬਲਾ _ਬਾਲਾ _ਮਾਨਜਾ ਤ੍ਰਿਯ ਜਾ _ਨਿਧਹਿ _ਬਖਾਨ। 
ਈਸਰਾਸਤ੍ਰ ਕਹਿ ਪਾਸ ਕੇ _ਚੀਨੀਅਹੁ ਨਾਮ _ਸੁਜਾਨ। _੩੬੭। 
ਸਮੁਦ _ਗਾਮਨੀ ਜੇ ਨਦੀ ਤਿਨ ਕੇ ਨਾਮ _ਬਖਾਨ। 
ਈਸ ਏਸ ਕਹਿ ਅਸਤ ਕਹਿ ਨਾਮ ਪਾਸਿ _ਪਹਿਚਾਨ। ੩੬੮। 


ਪੈ ਪਦ ਪ੍ਰਿਥਮ ਬਖਾਨਿ ਕੈ ਈਸਰਾਸਤੁ ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਬਿਅੰਤ। ੩੬੯। 
ਪ੍ਰਿਥਮੈ _ਭਾਖਿ ਤੜਾਗ ਪਦ _ਈਸਰਾਸਤੁ _ਪੁਨਿ _ਭਾਖੁ। 
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੩੭0। 
ਪ੍ਰਥਮ ਸਰੋਵਰ ਸਬਦ _ਕਹਿ _ਈਸਰਾਸਤ੍ੁ _ਕਹਿ _ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ। ੩੭੧। 
ਜਲਧਰ _ਆਦਿ _ਬਖਾਨਿ ਕੈ `ਈਸਰਾਸਤ੍ਰ _ਪਦ ਭਾਖੁ। 
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੩੭੨। 


ਮਘਜਾ ਆਦਿ _ਉਚਾਰਿ ਕੈ ਧਰ ਪਦ ਬਹੁਰਿ ਬਖਾਨਿ। 
ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ _ਪਛਾਨ। _੩੭੩। 
ਆਦਿ ਬਾਰਿ ਧਰ ਉਚਰਿ ਕੈ ਈਸਰਾਸਤ੍ ਕਹਿ ਅੰਤਿ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵੰਤ। ੩੭੪। 
ਘਨਜ _ਧਰਨ _ਪਦ ਪ੍ਰਿਥਮ ਕਹਿ _ਈਸਰਾਸਤ੍ਰ _ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ _ਮਤਿਵੰਤ। ੩੭੫। 
ਮਘਜਾ ਧਰ _ਪਦ ਪ੍ਰਿਥਮ ਕਹਿ ਈਸਰਾਸਤੁ _ਕਹਿ ਅੰਤਿ। 
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ। ੩੭੬। 


ਸਸੜ _ਨਾਮ _ ਮਾਲਾ ੪੫੧ 


ਪਹਿਲਾਂ “ਬਾਲਾ” ਪਦ ਕਹਿ ਕੇ ਫਿਰ ਨਿਧਿ” ਅਤੇ 'ਈਸ” ਦਾ ਕਥਨ ਕਰੋ। (ਇਹ) 
ਪਾਸ _ਦਾ _ਨਾਮ _ ਬਣਦਾ _ਹੈ। _ ਬੁੱਧੀਮਾਨੋ _! ਚੰਗੀ _ਤਰ੍ਹਾਂ ਸਮਝ _ਲਵੋ।੩੬੧। _ (ਪਹਿਲਾਂ) 
“ਅੰਜਨੀਨ” (ਇਸਤਰੀਆਂ) ਦੇ ਨਾਮ ਲੈ ਕੇ (ਫਿਰ) 'ਜਾ” ਅਤੇ _“ਨਿਧ” ਪਦ ਜੋੜੋ। ਮਗਰੋਂ 
“ਈਸਰਾਸਤ੍ਰ` _ਪਦ _ ਕਥਨ _ਕਰੋ। _(ਇਸ _ ਤਰ੍ਹਾਂ) _ਪਾਸ _ਦੇ _ਨਾਮ _ਜਾਣ _ਲਵੋ।੩੬੨। 

ਪਹਿਲਾਂ “ਅਬਲਾ” ਕਹਿ ਕੇ, ਫਿਰ 'ਨਿਧ” ਅਤੇ _'ਈਸ? ਪਦ ਜੋੜੋਂ। ਮਗਰੋ _'ਆਯੂਧ” 
ਦਾ ਬਖਾਨ _ਕਰੋ। _(ਇਨ੍ਹਾਂ `ਨੂੰ) ਪਾਸ _ਦੇ ਨਾਮ _ਸਮਝ _ਲਵੋ।੩੬੩। _ਪਹਿਲਾਂ _“ਨਰਜਾ” ਕਹਿ 
ਕੇ, (ਫਿਰ) ਜਾ ਨਿਧਿ” ਅਤੇ 'ਈਸ? ਪਦ ਕਥਨ ਕਰੋਂ। ਪਿਛੋਂ 'ਆਯੂਧ” ਸ਼ਬਦ ਕਹੋ। (ਇਹ) 
ਪਾਸ _ਦੇ ਨਾਮ _ਪਛਾਣ _ ਲਵੋ।੩੬੪। 

(ਪਹਿਲਾਂ) “ਨਰੀ”, 'ਆਸੁਰੀ”, 'ਕਿੰਨ੍ਹਨੀ`, 'ਸੁਰੀ` ਕਹਿ ਕੇ, ਫਿਰ 'ਜਾ” ਕਹੋ। (ਮਗਰੋਂ) 
“'ਨਿਧ ਪਤਿ _ਅਸਤ੍ਰ` ਕਹਿ _ਦਿਓ। (ਇਹ) ਪਾਸ ਦੇ ਨਾਮ ਮਨ ਵਿਚ ਰਖ ਲਵੋ।੩੬੫। 
ਪਹਿਲਾਂ 'ਫਨਿਜਾ” ਪਦ ਕਹਿ ਕੇ, (ਫਿਰ) ਜਾ” ਅਤੇ 'ਨਿਧ? ਦਾ ਕਥਨ ਕਰੋ। (ਇਸ ਪਿਛੋਂ) 
“ਈਸਰਾਸਤ੍ਰ` (ਪਦ) ਕਥਨ _ਕਰੋ। _(ਇਨ੍ਹਾਂ ਨੂੰ) _ਪਾਸ _ਦੇ ਨਾਮ, ਸੁਜਾਨ ਪੁਰਸ਼ੋ! _ਮੌਨ 


ਚ 


ਲਵੰ।੩੬੬। 
“ਅਬਲਾ”, “ਬਾਲਾ”, 'ਮਾਨਜਾ”, 'ਤ੍ਰਿਯ`_(ਇਸਤਰੀਆਂ ਦੇ ਨਾਂਵਾਂ ਅਗੇ) ਜਾ” ਅਤੇ “ਨਿਧ” 


ਪਦ ਦਾ _ਕਥਨ _ਕਰੋਂ। (ਫਿਰ ਅੰਤ _ਵਿਚ) _'ਈਸਰਾਸਤ੍ਰ` ਸ਼ਬਦ ਜੋੜੋ। ਹੇ _ਸੁਜਾਨੋ! ਇਨ੍ਹਾਂ 
ਨੂੰ ਪਾਸ ਦੇ ਨਾਮ _ਸਮਝ _ਲਵੋ।੩੬੭। ਸਮੁੰਦਰ _ਵਲ _ਜਾਣ _ਵਾਲੀਆਂ ਜੋ ਨਦੀਆਂ _ਹਨ, 
ਉਨ੍ਹਾਂ ਦੇ ਨਾਮ ਕਥਨ _ਕਰੋ। (ਮਗਰੋਂ) “ਈਸ ਏਸ” ਕਹਿ ਕੇ 'ਅਸਤ੍ਰ` ਕਹਿ ਦਿਓ। (ਇਹ) 
ਪਾਸ _ਦੇ ਨਾਮ ਸਮਝੇ _ ਜਾਣ।੩੬੮। 


ਪਹਿਲਾਂ _'ਪੈ” ਪਦ ਕਹਿ ਕੇ, (ਫਿਰ) ਔਤ ਉਤੇ _“ਈਸਰਾਸਤ੍ਰ` ਸ਼ਬਦ ਕਹਿ _ਦਿਓ। 
(ਇਸ ਤੋਂ) ਪਾਸ ਦੇ ਬੇਔਤ ਨਾਮ _ ਬਣਦੇ _ਜਾਣਗੇ।੩੬੯। ਪਹਿਲਾਂ _'ਤੜਾਗ” ਪਦ _ਕਹਿ 
ਕੇ, ਮਗਰੋਂ _“ਈਸਰਾਸਤ੍ਰ` ਪਦ ਜੋੜ _ਦਿਓ। (ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ 
ਇਹ ਮਨ _ ਵਿਚ _ ਧਾਰਨ _ ਕਰ __ ਲੈਣ।੩੭0। 

ਪਹਿਲਾਂ “ਸਰੋਵਰ” ਸ਼ਬਦ _ਕਹਿ ਕੇ, ਫਿਰ ਅੰਤ ਉਤੇ _“ਈਸਰਾਸਤ੍ਰ”` _ਕਹਿ _ਦਿਓ। 
(ਇਹ) ਸਾਰੇ _ਨਾਮ ਪਾਸ ਦੇ _ਹਨ। _ਸੂਝਵਾਨੋ! ਸਮਝ _ਲਵੋ।੩੭੧। ਪਹਿਲਾਂ _“ਜਲਧਰ” ਸ਼ਬਦ 
ਕਹਿ ਕੇ, ਫਿਰ _'ਈਸਰਾਸਤ੍ਰ` ਪਦ ਜੋੜੋ। _(ਇਹ) ਪਾਸ ਦੇ ਨਾਮ _ਬਣਦੇ _ਹਨ। ਬੁੱਧੀਮਾਨੋ! 
ਸਮਝ _ਲਵੋਂ ।੩੭੨। 

ਪਹਿਲਾਂ _'ਮਘਜਾ? ਸ਼ਬਦ _ਕਹਿ ਕੇ, ਫਿਰ _'ਧਰ” ਪਦ _ ਕਥਨ _ਕਰੋਂ। _ (ਫਿਰ) 
“ਈਸਰਾਸਤ੍ਰ` _ਪਦ ਕਥਨ _ਕਰੋ। _(ਇਹ) ਪਾਸ ਦੇ ਨਾਮ _ਹਨ, ਪਛਾਣ _ਲਵੋਂ।੩੭੩। ਪਹਿਲਾਂ 
“ਬਾਰਿ ਧਰ” ਉਚਾਰ ਕੇ, ਫਿਰ “ਈਸਰਾਸਤ੍ੁ` ਅੰਤ ਉਤੇ ਕਹੋ। (ਇਸ ਤਰ੍ਹਾਂ) ਪਾਸ ਦੇ ਨਾਮ 
ਬਣਦੇ _ਹਨ। _ ਬੁੱਧੀਮਾਨ ਸਮਝ _ ਲੈਣ।੩੭੪। 

ਪਹਿਲਾਂ _'ਘਨਜ” _ਪਦ _ਕਹਿ _ਕੇ, ਫਿਰ _'ਧਰਨ” ਅਤੇ _'ਈਸਰਾਸਤ੍ਰ` _ਕਹੋ। (ਇਹ) 
ਸਾਰੇ _ਪਾਸ _ਦੇ _ਨਾਮ _ਬਣ _ਜਾਣਗੇ। _ ਬੁੱਧੀਮਾਨ ਬੁਝ _ਲੈਣ।੩੭੫। ਪਹਿਲਾਂ _'ਮਘਜਾ ਧਰ” 
ਪਦ _ਕਹਿ ਕੇ (ਫਿਰ) 'ਈਸਰਾਸਤ੍ਰ` ਸ਼ਬਦ ਅੰਤ ਉਤੇ ਕਹੋ। (ਇਹ) ਪਾਸ ਦੇ ਨਾਮ ਬਣਦੇ 
ਹਨ। _ ਸੂਝਵਾਨ ਜਾਣ _ਲੈਣ।੩੭੬। 


੪੫੨ 


ਸੀ _ਦਸਮ-ਗ੍ੰਥ _ਸਾਹਿਬ 


ਅੰਬੁਦਜਾ ਧਰ ਆਦਿ ਕਹਿ ਈਸਰਾਸਤੂ _ਕਹਿ _ਅੰਤਿ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਵੰਤ। ੩੭੭। 
ਅੰਬੁਦਜਾ ਧਰ ਪ੍ਰਿਥਮ ਕਹਿ _ਈਸਰਾਸਤ੍ਰ _ਪਦ _ਦੀਨ। 
ਨਾਮ ਪਾਸ ਕੇ ਹੋਤ ਹੈ ਲੀਜੀਅਹੁ ਜਾਨ ਪ੍ਰਬੀਨ। ੩੭੮। 
ਬਾਰਿਦ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ। 
ਅਸਤੁ _ਉਚਰਿ ਸਭ _ਪਾਸਿ ਕੇ ਲੀਜੀਅਹੁ ਨਾਮ _ਪਛਾਨ। _੩੭੯। 
ਪ੍੍‌ਥਿਮ ਉਚਰਿ ਪਦ ਨੀਰ ਧਰ _ਈਸਰਾਸਤ੍ਰ _ਕਹਿ _ਅੰਤ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਬਿਅੰਤ। ੩੮0। 
ਰਿਦ ਪਦ ਆਦਿ _ਬਖਾਨਿ _ਕੈ ਈਸਰਾਸਤੁ _ਕਹਿ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ `ਚੀਨ। ੩੮੧। 
ਹਰ ਧਰ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ _ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ _ਬਿਅੰਤ। ੩੮੨। 


ਜਲਜ ਤ੍ਰਾਣਿ ਸਬਦੋਚਰਿ ਕੈ ਈਸਰਾਸਤ੍ਰ _ਕਹਿ _ਦੀਨ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਚੀਨ ਪੁਬੀਨ। ੩੮੩। 
ਹਰਧੁਦ ਜਲਧੂਦ _ਬਾਰਿਧੁਦ ਨਿਧਿ ਪਤਿ ਅਸਤ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੩੮੪੧ 


ਨੀਰਧਿ ਆਦਿ _ਉਚਾਰਿ ਕੈ 'ਈਸਰਾਸਤੁ _ਕਹਿ _ਅੰਤਿ। 

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ _ਬਿਅੰਤ। ੩੮੫। 
ਅੰਬੁਦਜਾ ਧਰ _ਨਿਧਿ _ਉਚਰਿ _ਈਸਰਾਸਤੁ _ਕਹਿ _ਅੰਤਿ। 
ਨਾਮ ਪਾਸਿ ਕੇ ਸਕਲ ਹੀ ਚੀਨਹੁ ਚਤੁਰ ਬਿਅੰਤ। ੩੮੬। 


ਧਾਰਾਧਰਜ _ਉਚਾਰਿ ਕੈ ਨਿਧਿ ਪਤਿ ਏਸ _ਬਖਾਨਿ। 
ਸਸਤ੍ਰ _ਉਚਰਿ ਸਭ ਪਾਸਿ ਕੇ ਲੀਜਹੁ ਨਾਮ _ਪਛਾਨ। _੩੮੭। 
ਧਾਰਾਧਰ ਧ੍ਰਦ ਈਸ ਕਹਿ ਅਸਤੁ ਬਹੁਰਿ ਪਦ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੮੮। 


ਪੈ ਪਦ ਪ੍ਰਿਥਮ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ। 
ਅਸਤੁ _ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਪਛਾਨ। ੩੮੯। 
ਸਕਲ _ਦੁਘਦ ਕੇ ਨਾਮ ਲੈ ਨਿਧਿ ਕਹਿ ਈਸ _ਬਖਾਨ। 
ਅਸਤੁ _ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ _ਸੁਜਾਨ। ੩੯॥0। 


ਨਾਮ ਸੁ ਬੀਰਨ ਕੇ ਸਭੈ ਮੁਖ ਤੇ ਪ੍ਰਿਥਮ ਉਚਾਰਿ। 

ਗ੍ਰਸਿਤਨਿ ਕਹਿ ਸਭ ਪਾਸਿ ਕੇ ਲੀਜਹੁ ਨਾਮ ਸੁ ਧਾਰਿ। ੩੯੧। 
ਸਕਲ ਬਾਰਿ ਕੇ ਨਾਮ ਲੈ ਨਿਧਿ ਪਤਿ ਈਸ ਬਖਾਨਿ। 

ਅਸਤੁ _ਉਚਰਿ ਕਰਿ ਪਾਸਿ ਕੇ ਲੀਜਹੁ ਨਾਮ _ਸੁਜਾਨ। ੩੯੨। 


ਸਕਲ ਨਾਮ ਲੈ ਧੂਰਿ ਕੇ ਧਰ ਨਿਧਿ ਈਸ _ਬਖਾਨਿ। 
ਅਸਤੁ _ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ _ਸੁਜਾਨ। _੩੯੩। 


ਸਸੜ ਨਾਮ ਮਾਲਾ ੪੫੩ 


'ਅੰਬੁਦਜਾ _ਧਰ” ਪਹਿਲਾਂ _ਕਹਿ ਕੇ, ਮਗਰੋਂ _“ਈਸਰਾਸਤੁ”` _ਪਦ _ਕਹੋ। (ਇਹ) ਪਾਸ 
ਦਾ ਨਾਮ _ਬਣਦਾ ਹੈ। _ ਬੁੱਧੀਮਾਨ ਸਮਝ _ਲੈਣ।੩੭੭। _'ਅੰਬੁਦਜਾ _ਧਰ” ਪਦ ਪਹਿਲਾਂ ਕਹੋ, 
ਫਿਰ _“ਈਸਰਾਸਤ੍ਰ` ਸ਼ਬਦ _ਜੋੜੋਂ। (ਇਹ) ਪਾਸ ਦਾ ਨਾਮ ਹੈ। ਸੂਝਵਾਨ ਸਮਝ _ਲੈਣ।੩੭੮। 


ਪਹਿਲਾਂ _“ਬਾਰਿਦ` ਪਦ ਕਹਿ ਕੇ, ਫਿਰ 'ਜਾ ਨਿਧਿ ਈਸ” ਪਦ ਕਥਨ ਕਰੋ। ਫਿਰ 
'ਅਸਤ੍ਰ` ਸ਼ਬਦ _ਦਾ ਉਚਾਰਨ _ਕਰੋਂ। _(ਇਹ) ਸਾਰੇ _ਪਾਸ _ਦੇ _ਨਾਮ _ਸਮਝ _ਲਵੋ।੩੭੯। 
ਪਹਿਲਾਂ _“ਨੀਰ _ਧਰ” ਪਦ _ਕਹਿ ਕੇ, (ਫਿਰ) ਅੰਤ ਉਤੇ “ਈਸਰਾਸਤ੍ਰ'` ਸ਼ਬਦ _ਕਹੋ। _(ਇਸ 
ਤਰ੍ਹਾਂ) _ਪਾਸ _ਦੇ _ ਅਨੰਤ _ਨਾਮ _ ਬਣ _ ਸਕਦੇ _ਹਨ।੩੮0। 


ਪਹਿਲਾਂ _“ਰਿਦ” ਫਿਰ “ਈਸਰਾਸਤ੍ਰ` ਪਦ ਦਾ ਕਥਨ ਕਰੋ। (ਇਹ) ਪਾਸ ਦਾ 
ਨਾਮ ਹੁੰਦਾ ਹੈ। ਚਤੁਰ ਪੁਰਸ਼ੋ! ਸਮਝ _ਲਵੋ।੩੮੧। ਪਹਿਲਾਂ “ਹਰ ਧਰ” ਕਹਿ ਕੇ ਫਿਰ 
“ਈਸਰਾਸਤ੍ਰ' ਸ਼ਬਦ ਕਥਨ _ਕਰੋ। (ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ 
ਹਨ।੩੮੨। 


'ਜਲਜ _ ਤ੍ਰਾਣਿ” ਪਦ _ (ਪਹਿਲਾਂ) ਕਹਿ _ਕੇ (ਫਿਰ) 'ਈਸਰਾਸਤ੍` (ਸਬਦ ਦਾ) 
ਉਚਾਰਨ _ਕਰੋ। _(ਇਹ) ਪਾਸ _ਦਾ ਨਾਮ _ਬਣਦਾ ਹੈ। _ਪੁਬੀਨੋ _! ਵਿਚਾਰ _ਲਵੋ।੩੮੩। 
ਪਹਿਲਾਂ _“ਹਰਧੁਦ”, _'ਜਲਧੁਦ”, _'ਬਾਰਿਧੁਦ” ਕਹਿ _ਕੇ (ਫਿਰ) “ਨਿਧਿ ਪਤਿ” ਅਤੇ 'ਅਸਤੁ” 
ਸ਼ਬਦ ਜੋੜੋ। (ਇਹ ਸਾਰੇ) ਪਾਸ ਦੇ ਨਾਮ _ਬਣ ਜਾਂਦੇ ਹਨ। _ਸੂਝਵਾਨੋ! _ਸਮਝ _ਲਵੋ।੩੮੪। 


ਪਹਿਲਾਂ _“ਨੀਰਧਿ” ਪਦ ਉਚਾਰ _ਕੇ, (ਪਿਛੋਂ) _“ਈਸਰਾਸਤ੍ਰ` ਅੰਤ ਉਤੇ ਕਹੋ। (ਇਸ 
ਤੋਂ) ਪਾਸ ਦੇ ਬੇਅੰਤ _ਨਾਮ _ਬਣਦੇ _ਜਾਣਗੇ।੩੮੫। ਪਹਿਲਾਂ _'ਅੰਬੁਦਜਾ _ਧਰ ਨਿਧਿ” ਕਹਿ 
ਕੇ, (ਫਿਰ) ਔਤ ਉਤੇ _'ਈਸਰਾਸਤ੍ਰ` ਕਹਿ _ਦਿਓ। (ਇਹ) ਪਾਸ ਦੇ ਨਾਮ ਬਣ _ਜਾਣਗੇ। 
ਵਿਦਵਾਨੋ ! ਸਮਝ _ਲਵੋਂ।੩੮੬। 


(ਪਹਿਲਾਂ) “ਧਾਰਾਧਰਜ? ਸ਼ਬਦ ਉਚਾਰ ਕੇ ਫਿਰ ਨਿਧਿ ਪਤਿ” ਅਤੇ “ਏਸ” ਦਾ ਕਥਨ 
ਕਰੋ _ਅਤੇ _ਅੰਤ _ਉਤੇ _'ਸਸਤ੍ਰ” ਜੋੜੋ (ਇਨ੍ਹਾਂ ਨੂੰ) ਪਾਸ ਦੇ _ਨਾਮ _ਪਛਾਣ _ਲਵੋ।੩੮੭। 
(ਪਹਿਲਾਂ) _“ਧਾਰਾਧਰ _ਧੁਦ _ਈਸ” _ਕਹਿ ਕੇ, ਫਿਰ 'ਅਸਤੁ”` ਪਦ ਕਹੋ। (ਇਹ) ਪਾਸ ਦਾ 


੮ 


ਨਾਮ _ਹੋ ਜਾਂਦਾ _ਹੈ। _ ਬੁੱਧੀਮਾਨੋ! ਵਿਚਾਰ _ਕਰ _ ਲਵੋ।੩੮੮। 


“ਪੈ! ਪਦ ਪਹਿਲਾਂ ਉਚਾਰ _ਕੇ, (ਫਿਰ) ਨਿਧਿ ਅਤੇ _'ਈਸ? ਸ਼ਬਦ _ਜੋੜੋ। _ਫਿਰ 
“ਅਸਤ” ਸ਼ਬਦ _ਕਥਨ _ਕਰ ਕੇ ਪਾਸ ਦੇ ਨਾਮ ਪਛਾਣ _ਲਵੋ।੩੮੯। ਦੁੱਧ ਦੇ _ਸਾਰੇ _ਨਾਮ 
ਲੈ ਕੇ (ਫਿਰ) ਅੰਤ ਉਤੇ “ਨਿਧ”, “ਈਸ” ਅਤੇ _'ਅਸਤ੍ਰ` ਪਦਾਂ ਨੂੰ ਜੋੜੋ। (ਇਹ) ਪਾਸ ਦੇ 
ਨਾਮ _ ਬਣਦੇ _ਹਨ। _ ਸੁਜਾਨੋ! ਸਮਝ _ਲਵੋਂ।੩੯0। 

ਪਹਿਲਾਂ _ਸਾਰਿਆਂ _ਬੀਰਾਂ _(ਸੂਰਮਿਆਂ) ਦੇ _ਨਾਮ _ਕਥਨ _ਕਰੋਂ। _(ਫਿਰ) 'ਗ੍ਰਸਿਤਨਿ” 
ਕਹਿ _ਦਿਓ। (ਇਹ) ਸਭ ਪਾਸ ਦੇ ਨਾਮ ਸਮਝ _ਲਵੋ।੩੯੧। (ਪਹਿਲਾਂ) ਪਾਣੀ ਦੇ ਸਾਰੇ 
ਨਾਮ ਲੈ ਕੇ, (ਫਿਰ) ਅੰਤ ਉਤੇ “ਨਿਧਿ ਪਤਿ ਈਸ _ਅਸਤ੍ਰ` ਕਹੋ। (ਇਹ) ਪਾਸ ਦੇ ਨਾਮ 
ਹੋ ਜਾਂਦੇ _ਹਨ। _ ਸੁਜਾਨੋ! _ ਵਿਚਾਰ _ਕਰ _ ਲਵੋ।੩੯੨। 


(ਪਹਿਲਾਂ) 'ਧੂਰਿ” ਦੇ ਸਾਰੇ ਨਾਮ ਲੈ ਕੇ, (ਫਿਰ) ਧਰ ਨਿਧਿ” ਅਤੇ 'ਈਸ” ਕਥਨ ਕਰੋ 
ਅਤੇ ਫਿਰ 'ਅਸਤ੍ਰ` ਪਦ ਜੋੜੋ। ਇਸ ਤਰ੍ਹਾਂ (ਇਨ੍ਹਾਂ ਨੂੰ) ਪਾਸ ਦੇ ਨਾਮ ਵਿਚਾਰ ਲਵੋ।੩੯੩। 


੪੫੪ 


ਸੀ _ਦਸਮ-ਗ੍ਰੰਥ _ਸਾਹਿਬ 


ਬਾਰਿਦ ਅਰਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ _ਅੰਤ। 
ਨਿਧਿ ਕਹਿ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਅਨੰਤ। ੩੯੪। 
ਤ੍ਾਤ੍ਰਾਂਤਕ ਪਦ ਪ੍ਰਿਥਮ ਕਹਿ _ਨਿਧਿ _ਏਸਾਸਤ੍ਰ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੯੫। 
ਝਖੀ ਤ੍ਰਾਣਿ ਪਦ ਪ੍ਰਿਥਮੈ ਕਹਿ ਈਸਰਾਸਤ੍ਰ ਕਹਿ ਅੰਤਿ। 
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ _ਬਿਅੰਤ। ੩੯੬। 
ਮਤਸ ਤ੍ਰਾਣਿ ਪ੍ਰਿਥਮੈ ਉਚਰਿ _ਈਸਰਾਸਤ੍ਰ _ਕੈ _ਦੀਨ। 

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੯੭। 
ਮੈਨ ਕੇਤੁ ਕਹਿ ਤ੍ਰਾਣਿ ਕਹਿ ਈਸਰਾਸਤੁ _ਕੈ _ਦੀਨ। 

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੯੮। 
ਸਕਲ ਨਾਮ ਲੈ ਨੀਰ ਕੇ ਜਾ ਕਹਿ ਤ੍ਰਾਣਿ ਬਖਾਨ। 
ਈਸਰਾਸਤੂ _ਕਹਿ ਪਾਸਿ ਕੇ _ਚੀਨਹੁ ਨਾਮ _ਅਪ੍ਰਮਾਨ। _੩੯੯। 


ਬਾਰਿਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ _ਕੈ _ਦੀਨ। 

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ _ਚੀਨ। ੪00। 
ਜਲਜ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ _ਪੁਨਿ _ਭਾਖੁ। 
ਨਾਮ ਪਾਸਿ ਕੇ ਹੋਤ ਹੈ ਚਤੁਰ ਚੀਨ ਚਿਤ ਰਾਖੁ। ੪0੧। 
ਨੀਰਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ _ਕਹਿ ਅੰਤਿ। 
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ _ਅਨੰਤ। _੪02੨। 
ਕਮਲ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕੈ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ `ਚੀਨ। ੪0੩। 
ਰਿਪੁ ਪਦ ਪ੍ਰਿਥਮ ਉਚਾਰਿ ਕੈ ਅੰਤਕ ਬਹੁਰਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ _ਸੁਜਾਨ। ੪0੪। 
ਸਤ ਆਦਿ ਸਬਦੁ ਉਚਰਿ ਕੈ ਅੰਤਕ ਪੁਨਿ ਪਦ ਦੇਹੁ। 
ਨਾਮ _ਸਕਲ_ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ _ਲੇਹੁ। 80੫। 
ਆਦਿ ਖਲ ਸਬਦ _ਉਚਰਿ ਕੈ ਅੰਤ੍ਯਾਂਤਕ ਕੈ _ਦੀਨ। 
ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ `ਚੀਨ। ੪0੬। 
ਦੁਸਟ ਆਦਿ ਸਬਦ _ਉਚਰਿ ਕੈ ਅੰਤ੍ਯਾਂਤਕ ਕਹਿ ਭਾਖੁ। 
ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖੁ। ੪07। 
ਤਨ ਰਿਪੁ ਪ੍ਰਿਥਮ ਬਖਾਨਿ ਕੈ ਅੰਤ੍ਯਾਂਤਕ ਕੈ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। 80੮। 
ਅਸੁ ਅਰਿ ਆਦਿ ਬਖਾਨਿ ਕੈ ਅੰਤ੍ਯਾਂਤਕ ਕਹੁ _ਭਾਖੁ। 
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੪0੯। 
ਦਲਹਾ ਪ੍ਰਿਥਮ _ਬਖਾਨਿ ਕੈ ਅੰਤ੍ਯਾਂਤਕ ਕੌ _ਦੇਹੁ। 

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੪੧0। 


ਸਸੜ਼ ਨਾਮ ਮਾਲ ੪੫੫ 


ਪਹਿਲਾਂ “ਬਾਰਿਦ ਅਰਿ” ਕਹਿ ਕੇ (ਫਿਰ) ਅੰਤ ਉਤੇ “ਨਿਧਿ” ਅਤੇ 'ਈਸਰਾਸਤ੍ਰ” ਕਹਿ 
ਦਿਓ। (ਇਸ ਤੋਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ।੩੯੪। ਪਹਿਲਾਂ 'ਤ੍ਰਾਤ੍ਰਾਂਤਕ” (ਤ੍ਰਾਤ੍ਰਿ 
ਅੰਤਕ) ਪਦ ਕਹਿ ਕੇ ਮਗਰੋਂ ਏਸਾਸਤ੍ਰ'` ਪਦ ਜੋੜੋ। ਹੇ ਵਿਦਵਾਨੋ! ਇਸ ਨੂੰ ਪਾਸ ਦਾ ਨਾਮ 
ਸਮਝ ਲਵੇਂ।੩੯੫। 


ਪਹਿਲਾਂ _“ਝਖੀ ਤ੍ਰਾਣਿ` ਪਦ ਕਹਿ ਕੇ (ਫਿਰ) 'ਈਸਰਾਸਤ੍ਰ` _ਕਥਨ _ਕਰੋ। _(ਇਹ) 
ਸਾਰੇ ਪਾਸ _ਦੇ ਬੇਅੰਤ ਨਾਮ _ਬਣਦੇ ਜਾਂਦੇ ਹਨ।੩੯੬। ਪਹਿਲਾਂ _'ਮਤਸ ਤ੍ਰਾਣਿ” ਕਹਿ ਕੇ, 
(ਫਿਰ) _“ਈਸਰਾਸਤ੍ਰ” ਕਹਿ _ਦਿਓ। (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ _ਹਨ। ਚਤੁਰ ਲੋਗੋ! 
ਸਮਝ _ਲਵੋਂ।੩੯੭। 

“ਮੈਨ ਕੇਤੁ” ਕਹਿ ਕੇ ਫਿਰ 'ਤ੍ਰਾਣਿ` ਅਤੇ _'ਈਸਰਾਸਤ੍ਰ` ਕਹਿ _ਦਿਓ। ਇਹ ਨਾਮ 
ਪਾਸ _ਦੇ ਹੁੰਦੇ _ਹਨ। ਚਤੁਰ _ਪੁਰਸ਼ੋ! _ਸਮਝ _ਲਵੋਂ।੩੯੮। ਨੀਰ _(ਜਲ) ਦੇ ਸਾਰੇ _ਨਾਮ 
(ਪਹਿਲਾਂ) ਲੈ ਕੇ ਫਿਰ 'ਜਾ” ਅਤੇ ਤ੍ਰਾਣਿ` ਪਦ ਜੋੜੋ। (ਫਿਰ) “ਈਸਰਾਸਤੁ” ਕਹਿ ਕੇ ਪਾਸ 
ਦੇ ਨਾਮ ਪਛਾਣ _ਲਵੋਂ।੩੯੯। 

(ਪਹਿਲਾਂ) _'ਬਾਰਿਜ _ਤ੍ਰਾਣਿ` ਕਹਿ ਕੇ (ਫਿਰ) _'ਈਸਰਾਸਤ੍ਰ” _ਪਦ _ ਕਹਿ _ ਦਿਓ। 
(ਇਹ) ਪਾਸ ਦੇ ਨਾਮ ਬਣਦੇ _ਹਨ। _ਸੂਝਵਾਨੋ! ਸਮਝ _ਲਵੋ।੪00। ਪਹਿਲਾਂ _“ਜਲਜ ਤ੍ਰਾਣਿ” 
ਪਦ _ਕਹਿ ਕੇ, ਫਿਰ 'ਈਸਰਾਸਤ੍ਰ` _ਕਥਨ _ਕਰੋ। (ਇਹ) ਪਾਸ ਦੇ ਨਾਮ ਬਣਦੇ _ਹਨ। 
ਸਮਝਦਾਰ ਲੋਗੋ! ਸਮਝ _ ਲਵੋਂ ।80੧। 


“ਨੀਰਜ ਤ੍ਰਾਣਿ` ਕਹਿ ਕੇ (ਫਿਰ) ਅੰਤ ਉਤੇ _“ਈਸਰਾਸਤ੍ਰ”` ਕਹਿ _ਦਿਓ। (ਇਸ 
ਤਰ੍ਹਾਂ) ਪਾਸ _ਦੇ ਅਨੇਕ _ਨਾਮ _ਬਣਦੇ _ਜਾਣਗੇ।੪0੨। _ਪਹਿਲਾਂ _“ਕਮਲ _ਤ੍ਰਾਣਿ` ਪਦ ਕਹਿ 
ਕੇ 'ਈਸਰਾਸਤ੍ਰ` ਜੋੜ _ਦਿਓ। (ਇਸ ਤਰ੍ਹਾਂ) ਪਾਸ ਦੇ ਨਾਮ ਹੋ ਜਾਂਦੇ ਹਨ। ਸੂਝਵਾਨ ਵਿਚਾਰ 
ਲੰਣ।੪0ਤ੩। 

(ਪਹਿਲਾਂ) 'ਰਿਪੁ” ਪਦ ਕਹਿ ਕੇ ਫਿਰ 'ਅੰਤਕ” (ਸ਼ਬਦ) ਕਥਨ ਕਰੋ। (ਇਹ) ਪਾਸ 
ਦੇ ਨਾਮ _ਬਣ _ ਜਾਂਦੇ _ਹਨ। _ਸੁਜਾਨੋ! ਸਮਝ _ਲਵੋ।808। _ਪਹਿਲਾਂ _'ਸਤ੍ਰ` ਸ਼ਬਦ _ਉਚਾਰ 
ਕੇ ਫਿਰ 'ਅੰਤਕ” _ਪਦ _ਜੋੜੋ। _(ਇਹ) ਸਾਰੇ _ਨਾਮ _ਪਾਸ ਦੇ _ਹਨ। ਵਿਦਵਾਨ _ਲੋਗ _ਮਨ 
ਵਿਚ ਵਿਚਾਰ _ਲੈਣ।੪0੫। 


ਪਹਿਲਾਂ _“ਖਲ” ਸ਼ਬਦ _ਉਚਾਰ _ਕੇ _ਫਿਰ ਅੰਤ ਉਤੇ _'ਅੰਤਕ” (ਪਦ) ਰਖੋ। (ਇਹ) 
ਪਾਸ ਦੇ _ਨਾਮ _ਬਣ _ ਜਾਂਦੇ _ਹਨ। _ਚਤੁਰ _ਲੋਗ _ਵਿਚਾਰ _ਲੈਣ।੪0੬। ਮੁਢ _ਵਿਚ ਦੁਸਟ” 
ਸ਼ਬਦ ਕਹਿ ਕੇ, ਅੰਤ ਵਿਚ 'ਅੰਤਕ” ਕਥਨ __ਕਰੋ। (ਇਹ) ਸਾਰੇ ਨਾਮ ਪਾਸ ਦੇ ਹੋ ਜਾਣਗੇ, 
ਸੂਝਵਾਨ ਚਿਤ ਵਿਚ ਧਾਰ _ਲੈਣ।੪0੭। 


ਪਹਿਲਾ _'ਤਨ _ਰਿਪੁ” (ਸ਼ਬਦ) ਕਹਿ ਕੇ (ਫਿਰ) ਅੰਤ ਉਤੇ _'ਅੰਤਕ” ਸ਼ਬਦ ਜੋੜੋ। 
(ਇਹ) ਪਾਸ _ਦੇ ਨਾਮ _ਬਣ _ਜਾਣਗੇ। _ ਸੂਝਵਾਨ ਵਿਚਾਰ _ਲੈਣ।੪0੮। _ਪਹਿਲਾਂ _'ਅਸੁ” 
“'ਅਰਿ” (ਪ੍ਰਾਣ ਦਾ ਵੈਰੀ) ਸ਼ਬਦ ਕਹਿ ਕੇ ਅੰਤ ਵਿਚ _'ਅੰਤਕ` ਸ਼ਬਦ ਕਥਨ _ਕਰੋ। (ਇਹ) 
ਪਾਸ _ਦੇ _ਨਾਮ _ਬਣ _ ਜਾਣਗੇ। _ ਚਤੁਰ _ਲੋਗ _ ਚਿਤ _ ਵਿਚ _ ਧਾਰਨ _ ਕਰ _ ਲੈਣ।80੯। 


ਪਹਿਲਾਂ _“ਦਲਹਾ” (ਸੈਨਾ ਦਾ ਘਾਤਕ) _ਕਹਿ ਕੇ, _(ਫਿਰ)ਅੰਤ ਉਤੇ _'ਅੰਤਕ” ਸ਼ਬਦ 
ਰਖੋ। _(ਇਹ) _ਪਾਸ _ਦੇ ਨਾਮ _ਬਣਦੇ _ਹਨ। _ ਸੂਝਵਾਨ _ਚਿਤ _ਵਿਚ _ਰਖ _ ਲੈਣ।੪੧0। 


੪੫੬ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਿਤਨਾਂਤਕ ਪਦ ਪ੍ਰਿਥਮ ਕਹਿ ਅੰਤ੍ਯਾਂਤਕ _ਕੈ _ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੧੧। 
ਧੁਜਨੀ ਅਰਿ ਪਦ ਪ੍ਰਿਥਮ ਕਹਿ ਅੰਤ੍ਯਾਂਤਕਹਿ ਉਚਾਰਿ। 
ਨਾਮ ਪਾਸਿ ਕੇ ਹੋਤ ਹੈ ਲੀਜਹੁ _ਸੁਕਬਿ ਸੁਧਾਰਿ। ੪੧੨। 
ਆਦਿ _ਬਾਹਨੀ ਸਬਦ ਕਹਿ ਰਿਪੁ ਅਰਿ ਸਬਦ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੧੩। 
ਬਾਹਨਿ ਆਦਿ _ਬਖਾਨਿ ਕੈ ਰਿਪੁ ਅਰਿ ਬਹੁਰਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ _ਬੁਧਿਵਾਨ। ੪੧੪। 


ਸੈਨਾ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ _ਬਖਾਨਿ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੪੧੫। 
ਹਯਨੀ ਆਦਿ _ਬਖਾਨਿ _ਕੈ _ਅੰਤ੍ਯੰਤਕ ਕੈ _ਦੀਨ। 

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ _ਚੀਨ। ੪੧੬। 
ਗੈਨੀ ਆਦਿ _ਬਖਾਨਿ ਕੈ _ਅੰਤ੍ਯੰਤਕ _ਅਰਿ ਦੇਹੁ। 

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੪੧੭। 
ਪਤਿਨੀ ਆਦਿ _ਬਖਾਨਿ ਕੈ ਅਰਿ ਪਦ ਬਹੁਰਿ _ਉਚਾਰਿ। 
ਨਾਮ ਪਾਸਿ ਕੇ ਹੋਤ ਹੈ ਜਾਨ ਲੇਹੁ ਨਿਰਧਾਰ। ੪੧੮। 


ਰਥਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰੁ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੧੯। 
ਨ੍ਿਪਣੀ ਆਦਿ _ਬਖਾਨਿ ਕੈ ਰਿਪੁ ਖਿਪ ਬਹੁਰ ਉਚਾਰਿ। 
ਨਾਮ ਪਾਸਿ ਕੇ ਹੋਤ ਹੈ ਲੀਜਅਹੁ ਸੁ ਕਬਿ ਸੁਧਾਰ। ੪੨0। 
ਭਟਨੀ ਆਦਿ _ਬਖਾਨਿ ਕੈ ਰਿਪੁ ਅਰਿ ਬਹੁਰ _ਬਖਾਨ। 
ਨਾਮ ਪਾਸਿ ਕੇ ਹੋਤ ਹੈ _ਚੀਨਹੁ ਪੁਗ੍ਯਾਵਾਨ। ੪੨੧। 
ਆਦਿ _ਬੀਰਣੀ ਸਬਦ ਕਹਿ __ਰਿਪੁ ਅਰਿ ਬਹੁਰਿ ਥਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੨੨। 
ਸਤੁਣਿ ਆਦਿ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ। 
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੪੨੩। 
ਜੁਧਨਿ ਆਦਿ ਬਖਾਨਿ ਕੈ ਪੁਨਿ ਰਿਪੁ ਅਰਿ ਕੈ ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ _ਚੀਨ। ੪੨੪੧ 
ਰਿਪੁਣੀ ਆਦਿ ਉਚਾਰਿ ਕੈ _ਰਿਪੁ 'ਖਿਪ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਪਹਿਚਾਨ। ੪੨੫। 
ਅਰਿਣੀ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੨੬। 
ਰਾਜਨਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੨੭। 


ਸਸੜ ਨਾਮ ਮਾਲਾ ੪੫੭ 


ਪਹਿਲਾਂ _'ਪ੍ਰਿਤਨਾਂਤਕ” (ਸੈਨਾ _ਦਾ _ਨਾਸ _ਕਰਨ ਵਾਲਾ) ਸ਼ਬਦ _ਕਹਿ ਕੇ, ਅੰਤ ਉਤੇ 
'ਅੰਤਕ” ਸ਼ਬਦ _ਕਥਨ _ਕਰੋਂ। (ਇਹ) ਪਾਸ ਦਾ ਨਾਮ _ਹੈ। ਚਤੁਰ ਲੋਗ _ਸਮਝ _ਲੈਣ।੪੧੧। 
ਪਹਿਲਾਂ _'ਧੁਜਨੀ ਅਰਿ” (ਸੈਨਾ ਦਾ ਵੈਰੀ) ਕਹਿ ਕੇ ਅੰਤ ਵਿਚ _'ਅੰਤਕ” ਪਦ ਜੋੜੋ। (ਇਹ) 
ਪਾਸ _ਦਾ ਨਾਮ _ਹੈ। ਕਵੀ _ਜਨ _ ਵਿਚਾਰ _ਲੈਣ।8੧੨। 


ਪਹਿਲਾਂ _“ਬਾਹਨੀ” (ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ” ਅਤੇ 'ਅਰਿ” ਸ਼ਬਦ ਕਥਨ 
ਕਰੋ। _(ਇਹ) ਪਾਸ _ਦਾ ਨਾਮ _ਬਣ _ਜਾਏਗਾ। _ ਬੁਂਧੀਮਾਨੋ! ਵਿਚਾਰ _ਕਰ _ਲਵੋਂ। _੪੧੩। 
ਪਹਿਲਾਂ _“ਬਾਹਨਿ” ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ” ਸ਼ਬਦ ਕਥਨ ਕਰੋ। (ਇਹ) ਪਾਸ 
ਦਾ ਨਾਮ _ਹੈ। ਸੂਝਵਾਨ _ ਵਿਚਾਰ _ ਲੈਣ।੪੧੪। 


ਪਹਿਲਾਂ “ਸੈਨਾ” ਸ਼ਬਦ _ਉਚਾਰ ਕੇ, ਫਿਰ _'ਰਿਪੁ _ਅਰਿ” ਸ਼ਬਦ _ਕਥਨ _ਕਰੋ। (ਇਹ) 
ਪਾਸ _ਦਾ _ਨਾਮ _ਹੈ। _ ਸੂਝਵਾਨ ਵਿਚਾਰ _ਲੈਣ। _ ੪੧੫। _ 'ਹਯਨੀ” _ (ਘੋੜ _ ਸਵਾਰ _ ਸੈਨਾ) 
ਪਹਿਲਾ _ਕਹਿ _ਕੇ, _ਅੰਤ _ਉਤੇ _'ਅੰਤਕ” _ਸ਼ਬਦ _ਜੋੜੋ। _(ਇਹ) ਪਾਸ ਦਾ ਨਾਮ ਹੈ। 
ਵਿਚਾਰਵਾਨ ਜਾਣ ਲੈਣ।੪੧੬। 


ਪਹਿਲਾਂ _'ਗੈਨੀ”` (ਹਾਥੀ ਉਤੇ ਸਵਾਰ ਸੈਨਾ) (ਫਿਰ) ਅੰਤ ਉਤੇ 'ਅੰਤਕ ਅਰਿ” ਸ਼ਬਦ 
ਜੋੜੋ। (ਇਹ) ਪਾਸ _ਦਾ ਨਾਮ _ਬਣਦਾ _ਹੈ। ਚਤੁਰ _ਲੋਗ _ਵਿਚਾਰ _ਕਰ _ ਲੈਣ। _੪੧੭। 
ਪਹਿਲਾਂ _'ਪਤਿਨੀ” (ਪੈਦਲ ਸੈਨਾ) ਸ਼ਬਦ ਕਹਿ ਕੇ ਫਿਰ 'ਅਰਿ” ਪਦ ਜੋੜੋ। (ਇਹ) ਪਾਸ 
ਦਾ ਨਾਮ ਬਣਦਾ _ਹੈ। _ਇਸ ਨੂੰ ਮਨ ਵਿਚ _ਨਿਸਚਾ _ਕਰ _ਲਵੋ।੪੧੮। 


ਪਹਿਲਾਂ _“ਰਥਨੀ” ਸ਼ਬਦ _ਕਥਨ _ਕਰ _ਕੇ, _ਅੰਤ _ਉਤੇ _'ਰਿਪੁ _ਅਰਿ” ਸ਼ਬਦ _ਜੋੜੋ। 
(ਇਹ) ਪਾਸ _ਦਾ ਨਾਮ ਹੁੰਦਾ ਹੈ। ਕਵੀ ਵਿਚਾਰ _ਕਰ _ਲੈਣ। _੪੧੯। ਪਹਿਲਾਂ _'ਨ੍ਰਿਪਣੀ” 
(ਰਾਜੇ ਦੀ ਫੌਜ) ਸ਼ਬਦ _ਕਹਿ ਕੇ, ਪਿਛੋਂ _'ਰਿਪੁ _ਖਿਪ” ਪਦ ਉਚਾਰਨ ਕਰੋ। (ਇਹ) ਪਾਸ 
ਦਾ _ਨਾਮ _ ਬਣਦਾ _ਹੈ। _ ਕਵੀ _ ਸੋਚ _ ਲੈਣ।੪੨0। 


ਪਹਿਲਾਂ _'ਭਟਨੀ” (ਸੂਰਮਿਆਂ ਦੀ ਸੈਨਾ) ਸ਼ਬਦ ਕਹਿ ਕੇ, ਬਾਦ ਵਿਚ 'ਰਿਪੁ ਅਰਿ” 
ਪਦ ਜੋੜੋ। _(ਇਹ) ਪਾਸ _ਦਾ ਨਾਮ _ ਬਣਦਾ _ਹੈ। ਬੁੱਧੀਮਾਨ ਸਮਝ _ਲੈਣ।੪੨੧। ਪਹਿਲਾਂ 
“ਬੀਰਣੀ” (ਯੋਧਿਆਂ ਦੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ” ਪਦ ਕਥਨ ਕਰੋਂ। (ਇਹ) 
ਪਾਸ _ਦਾ _ ਨਾਮ _ ਬਣਦਾ _ਹੈ। _ ਬੁੱਧੀਮਾਨ ਸਮਝ __ਲੈਣ।੪੨੨। 

ਪਹਿਲਾਂ 'ਸਤ੍ਣਿ` ਸ਼ਬਦ ਕਹਿ ਕੇ ਫਿਰ 'ਰਿਪੁ ਅਰਿ” ਪਦ ਕਥਨ ਕਰੋਂ। (ਇਹ) 
ਪਾਸ _ਦਾ ਨਾਮ ਹੁੰਦਾ ਹੈ। _ਸੂਝਵਾਨ ਮਨ _ਵਿਚ _ਰਖ _ਲੈਣ।੪੨੩। ਪਹਿਲਾਂ _'ਜੁਧਨਿ” (ਯੁੱਧ 
ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ” ਪਦ ਜੋੜੋ। (ਇਹ) ਪਾਸ ਦਾ 
ਨਾਮ _ ਹੁੰਦਾ _ਹੈ। _ ਸੂਝਵਾਨ _ਸੋਚ _ਲੈਣ।੪੨੪। 


ਪਹਿਲਾਂ 'ਰਿਪੁਣੀ”` (ਵੈਰੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਤੇ 'ਰਿਪੁ ਖਿਪ” 
ਸ਼ਬਦ _ਕਹਿ _ਦਿਓ। (ਇਹ) ਪਾਸ ਦਾ ਨਾਮ ਹੁੰਦਾ _ਹੈ। ਚਤੁਰ _ਚਿਤ _ਵਿਚ _ ਜਾਣ 
ਲੈਣ।੪੨੫। ਪਹਿਲਾਂ _'ਅਰਿਣੀ” (ਵੈਰੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ” ਕਥਨ _ਕਰੋ। 
(ਇਹ) ਨਾਮ _ਪਾਸ _ਦਾ ਬਣਦਾ _ਹੈ। ਸੂਝਵਾਨ _ਮਨ _ ਵਿਚ _ਰਖ _ ਲੈਣ।੪੨੬। 

ਪਹਿਲਾਂ _'ਰਾਜਨਿ” (ਰਾਜੇ ਦੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ _'ਰਿਪੁ ਅਰਿ? 
ਕਥਨ _ਕਰੋ। _(ਇਹ) ਪਾਸ _ਦਾ ਨਾਮ ਹੁੰਦਾ ਹੈ। ਬੁੱਧੀਮਾਨ ਸਮਝ _ਲੈਣ।8੨੭। 


੪੫੮ 


ਸੀ _ਦਸਮ-ਗ੍ਰੰਥ _ਸਾਹਿਬ 


ਆਦਿ ਈਸਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ। 
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੨੮। 
ਭੂਪਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੪੨੯। 
ਨ੍ਰਿਪਜਨ ਏਸੂਣਿ ਆਦਿ ਕਹੁ ਰਿਪੁ _ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੩0। 
ਰਾਜਨਿ ਆਦਿ _ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੪੩੧। 
ਏਸਨਿ ਆਦਿ _ਬਖਾਨਿ ਕੈ _ਅਔੰਤਕ ਬਹੁਰਿ _ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੩੨। 
ਪ੍ਰਿਥਮ ਨਰੇਸਣਿ ਸ਼ਬਦ ਕਹਿ _ਰਿਪੁ ਅਰਿ ਅੰਤ ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੩੩। 
ਆਦਿ ਰਾਵਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੩੪। 
ਰਾਇਨਿ ਆਦਿ ਉਚਾਰਿ ਕੈ _ਰਿਪੁ ਅਰਿ ਬਹੁਰਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਸਮਝਹੁ _ਸੁਘਰ ਸੁਜਾਨ। ੪੩੫। 
ਈਸਰਣਿ ਆਦਿ _ਬਖਾਨਿ ਕੈ _ਰਿਪੁ ਅਰਿ ਉਚਰਹੁ _ਅੰਤਿ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਨੰਤ। ੪੩੬। 
ਧੁਜਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੪੩੭। 
ਦੈਤਨਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੈ ਹੋਤ ਹੈ ਚੀਨਹੁ ਸੁ ਕਬਿ ਸੁਧਾਰ। ੪੩੮। 
ਰਦਨੀ ਆਦਿ ਬਖਾਨਿ ਕੈ ਰਿਪੁ ਅਰਿ ਉਚਰਹੁ _ਅੰਤਿ। 
ਨਾਮ ਪਾਸਿ ਕੈ ਹੋਤ ਹੈ ਚੀਨਹੁ ਚਤੁਰ ਬਿਅੰਤ। ੪੩੯। 
ਪ੍ਰਿਥਮ ਪਦ ਉਚਰਿ _ਬਾਰਣੀ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪80। 
ਦ੍ਰਿਪਨਿ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੈ ਏ ਸਭੈ ਨਿਕਸਤ ਚਲਤ _ਹਜਾਰ। ੪੪੧੧ 
ਦੁਰਦਨੀ ਪ੍ਰਿਥਮ _ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ। 
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। 88੨। 
ਸਾਵਜਨੀ ਪਦ ਪ੍ਰਿਥਮ ਕਹਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੪੩। 
ਮਾਤੰਗਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਪਦ ਕਹਿ ਅੰਤਿ। 
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਨੌਤ। ੪੪੪। 


ਸਸੜ _ ਨਾਮ _ ਮਾਲਾ ੪੫੯ 


ਪਹਿਲਾਂ “ਈਸਰਣੀ” (ਸੁਆਮੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ” ਪਦ ਕਥਨ 
ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। _ਸੂਝਵਾਨੋ _! ਸਮਝ _ਲਵੋ।੪੨੮। ਪਹਿਲਾਂ _'ਭੂਪਣਿ” 
(ਰਾਜੇ ਦੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ _'ਰਿਪੁ ਅਰਿ” ਪਦ ਕਥਨ _ਕਰੋ। (ਇਹ) 


ਲਵੋ 
ਪਹਿਲਾਂ _“ਏਸਨਿ” (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ ਫਿਰ 'ਅੰਤਕ” ਸ਼ਬਦ ਕਥਨ 
ਕਰੋ। (ਇਹ) ਪਾਸ _ਦਾ ਨਾਮ ਹੋ ਜਾਵੇਗਾ। _ਕਵੀ ਜਨੋ! ਵਿਚਾਰ _ਲਵੋ।੪੩੨। ਪਹਿਲਾਂ 
“ਨਰੇਸਣਿ” (ਰਾਜੇ ਸਹਿਤ ਸੈਨਾ) ਸ਼ਬਦ _ਕਹਿ ਕੇ ਫਿਰ 'ਰਿਪੁ _ਅਰਿ” ਅੰਤ ਵਿਚ _ਕਥਨ 


੮ 


ਕਰੋ। _(ਇਹ) ਪਾਸ ਦਾ ਨਾਮ _ਹੋ ਜਾਵੇਗਾ। _ਕਵੀ _ਜਨ _ ਸੋਚ _ਲੈਣ।੪੩੩। 


ਪਹਿਲਾਂ _'ਰਾਵਨੀ” (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਫਿਰ ਅੰਤ ਉਤੇ `ਰਿਪੁ ਅਰਿ” 
ਪਦ _ ਕਥਨ _ਕਰੋਂ। (ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਜਨ ਵਿਚਾਰ _ਕਰ 
ਲੈਣ।੪੩੪। ਪਹਿਲਾਂ _“ਰਾਇਨਿ” (ਰਾਇ ਦੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ” ਸ਼ਬਦਾਂ 
ਦਾ ਬਖਾਨ _ਕਰੋ। _(ਇਹ) ਨਾਮ _ਪਾਸ ਦਾ ਹੁੰਦਾ ਹੈ। ਸੁਘੜ ਜਨੋ! ਸਮਝ _ ਲਵੋ।੪੩੫। 


ਪਹਿਲਾਂ “ਈਸਰਣਿ” (ਸੁਆਮੀ ਦੀ ਸੈਨਾ) ਕਹਿ ਕੇ ਅੰਤ ਉਤੇ _'ਰਿਪੁ _ਅਰਿ” ਕਥਨ 
ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। _ਸੂਝਵਾਨੋ _! ਸਮਝ _ਲਵੋ।੪੩੬। _ਪਹਿਲਾਂ _'ਧੁਜਨੀ” 
(ਧੁਜਾ ਵਾਲੀ ਸੈਨਾ) ਪਹਿਲਾਂ ਕਹਿ ਕੇ ਅੰਤ ਵਿਚ 'ਰਿਪੁ ਅਰਿ” ਕਥਨ ਕਰੋ। (ਇਹ) ਨਾਮ 
ਪਾਸ _ਦਾ ਹੁੰਦਾ _ਹੈ। _ਵਿਦਵਾਨੋ _! ਸਮਝ _ ਲੈਣਾ।੪੩੭। 

ਪਹਿਲਾਂ _'ਦੈਤਨਿ” (ਦੈਂਤਾਂ ਦੀ ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ” ਦਾ 
ਉਚਾਰਨ _ਕਰੋ। _(ਇਹ) ਪਾਸ _ਦਾ ਨਾਮ ਹੋ ਜਾਂਦਾ ਹੈ। _ਕਵੀਓ! ਸਮਝ _ਲਵੋ।੪੩੮। 
ਪਹਿਲਾਂ _“ਰਦਨੀ” (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ” 
ਕਥਨ _ਕਰੋ। _(ਇਹ) ਪਾਸ _ਦਾ ਨਾਮ ਹੁੰਦਾ ਹੈ। ਬੁੱਧੀ _ਜਨੋ! ਸਮਝ _ਲਵੋ।੪੩੯। 

ਪਹਿਲਾਂ _“ਬਾਰਣੀ” (ਹਾਥੀਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ 
ਅਰਿ” ਸ਼ਬਦ ਜੋੜੋ। (ਇਹ) ਪਾਸ ਦਾ ਨਾਮ _ਬਣਦਾ ਹੈ। _ਚੋਗੇ ਕਵੀਓ! ਸਮਝ _ਲਵੋ।880। 
ਪਹਿਲਾਂ 'ਦ੍ਰਿਪਨੀ” (ਦੋ ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ _'ਰਿਪੁ 
ਅਰਿ” ਦਾ ਉਚਾਰਨ _ਕਰੋਂ। (ਇਸ ਤਰ੍ਹਾਂ) ਇਹ ਸਾਰੇ _ਪਾਸ ਦੇ ਨਾਮ ਬਣਦੇ _ਜਾਣਗੇ।੪੪੧। 

ਪਹਿਲਾਂ _'ਦੁਰਦਨਿ” (ਹਾਥੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ? ਪਦ ਜੋੜੋ। 
(ਇਹ) ਪਾਸ ਦਾ ਨਾਮ ਹੋ ਜਾਏਗਾ। _ਸਮਝਦਾਰੋਂ _! ਵਿਚਾਰ _ਲਵੋ।੪੪੨। _ ਪਹਿਲਾਂ 
“ਸਾਵਜਨੀ” (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ” ਪਦ ਕਥਨ _ਕਰੋਂ। (ਇਹ) 
ਪਾਸ _ਦਾ _ਨਾਮ _ਬਣ _ਜਾਏਗਾ। _ ਕਵੀਓ _! ਸਮਝ _ਲਵੋ।8੪੩। 

ਪਹਿਲਾਂ _'ਮਾਤੰਗਨਿ” _(ਹਾਥੀ-ਸੈਨਾ) ਪਦ _ਕਹਿ _ਕੇ ਅੰਤ ਉਤੇ _'ਰਿਪੁ _ਅਰਿ” ਪਦ 
ਕਥਨ _ਕਰੋ। _(ਇਹ) ਪਾਸ ਦਾ ਨਾਮ ਹੋ ਜਾਏਗਾ। _ਵਿਦਵਾਨੋ _! _ ਸਮਝ _ਲਵੋ।੪੪੪। 


੪੬0) ਸੀ _ਦਸਮ-ਗ੍ੰਥ _ਸਾਹਿਬ 


ਪ੍ਰਿਥਮ ਤੁਰੰਗਨੀ ਸਬਦ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੇਹੁ _ਪਹਿਚਾਨ। ੪੪੫। 
ਹਸਤਨਿ ਆਦਿ ਉਚਾਰਿ ਕੈ ਰਿਪੁ ਅਰਿ ਪਦ ਕੈ ਦੀਨ। 
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੪੬। 
ਪ੍ਰਿਥਮ ਉਚਰਿ ਪਦ ਦੰਤਨੀ ਰਿਪੁ _ਅਰਿ ਅੰਤਿ _ਬਖਾਨ। 
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੪੭। 
ਦੁਰਦਨਿ ਆਦਿ _ਉਚਾਰਿ ਕੈ ਮਰਦਨਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੪੮। 


ਪਦਮਨਿ ਆਦਿ ਉਚਾਰੀਐ _ਰਿਪੁ _ਅਰਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੪੯। 
ਬ੍ਯਾਲਾ ਆਦਿ ਬਖਾਨੀਐ _ਰਿਪੁ _ਅਰਿ ਪਦ ਕੈ _ਦੀਨ। 
ਨਾਮ ਪਾਸਿ ਕੇ ਹੋਤ ਹੈ ਸੁ ਕਬਿ ਲੀਜੀਅਹੁ ਚੀਨ। ੪੫0। 
ਆਦਿ ਸਬਦ ਕਹਿ _ਕੁੰਜਰੀ ਅੰਤ _ਰਿਪੰਤਕ _ਦੀਨ। 
ਨਾਮ ਪਾਸਿ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੫੧। 
ਇੰਭੀ ਆਦਿ ਸਬਦ _ਉਚਰੀਐ _ਰਿਪੁ ਅਰਿ ਕੌ _ਪੁਨਿ _ਦੀਨ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੪੫੨। 
ਪ੍ਰਿਥਮ ਕੁੰਭਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ _ਸੁਜਾਨ। ੪੫੩। 
ਕਰਨੀ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ _ਸੁਜਾਨ। ੪੫੪। 
ਪ੍ਰਿਥਮ ਸਿੰਧੁਰੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਸਕਲ ਹੀ ਨਿਕਸਤ ਚਲਤ _ਅਪਾਰ। _੪੫੫। 
ਆਦਿ ਅਨਕਪੀ ਸਬਦ _ਕਹਿ _ਰਿਪੁ ਆਰਿ ਅੰਤਿ _ਬਖਾਨ। 
ਨਾਮ ਪਾਸ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੫੬। 
ਪ੍ਰਿਥਮ ਨਾਗਨੀ ਸਬਦ _ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੫੭। 
ਹਰਿਨੀ ਆਦਿ ਉਚਾਰੀਐ _ਰਿਪੁ _ਅਰਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਸਮਝ ਲੇਹੁ ਬੁਧਿਵਾਨ। ੪੫੮। 
ਮਾਤੰਗਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੫੯। 
ਆਦਿ ਉਚਰਿ ਪਦ _ਬਾਜਿਨੀ _ਰਿਪੁ ਅਰਿ ਅੰਤਿ _ਬਖਾਨ। 
ਨਾਮ ਪਾਸਿ ਕੇ ਹੋਤ ਹੈ ਸੁਘਰ ਸਤਿ ਕਰਿ ਮਾਨ। ੪੬0। 


/ਏਤ ਤੀ ਨਨ ਆਲਾ ਰਣ ਨੀ ੫ ਨ ਲਤਰਥਨ _/ਨ%/ਣ ਪਤਨ ਸਤ _ਨਭਨ ਅਤ/ 8/ 


ਸਸਤ _ ਨਾਮ _ ਮਾਲਾ ੪੬੧ 


ਪਹਿਲਾਂ _'ਤੁਰੰਗਨੀ” (ਘੋੜ ਸਵਾਰ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ _ਅਰਿ? 
ਪਦ ਕਥਨ _ਕਰੋ। (ਇਹ) ਪਾਸ ਦਾ ਨਾਮ _ਬਣ ਜਾਂਦਾ ਹੈ। _ਸੂਝਵਾਨੋ! ਪਛਾਣ _ਲਵੋ।੪੪੫। 
ਪਹਿਲਾਂ “ਹਸਤਨਿ” (ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ” ਕਥਨ ਕਰੋ। 
(ਇਹ) _ਪਾਸ _ਦਾ ਨਾਮ ਹੋ ਜਾਂਦਾ ਹੈ। _ਸੂਝਵਾਨੋ! ਸਮਝ _ਲਵੋ।੪੪੬। 


ਪਹਿਲਾਂ _'ਦੰਤਨੀ” (ਦੰਦਾਂ _ਵਾਲੇ ਹਾਥੀਆਂ _ਦੀ ਸੈਨਾ) ਸ਼ਬਦ _ਕਹਿ ਕੇ, ਅੰਤ ਉਤੇ 
'ਰਿਪੁ _ਅਰਿ” ਸ਼ਬਦ _ਕਹੋ। _(ਇਹ) _ਪਾਸ ਦਾ ਨਾਮ ਹੋ ਜਾਂਦਾ ਹੈ। _ਸੂਝਵਾਨੋ! ਸਮਝ 
ਲਵੋਂ।੪੪੭। _ ਪਹਿਲਾਂ _ 'ਦੁਰਦਨਿ” _ (ਹਾਥੀ _ਸੈਨਾ) ਪਦ ਕਹਿ ਕੇ ਅੰਤ ਉਤੇ _'ਮੁਰਦਨਿ” 
(ਮੁਰਦਾ ਕਰਨ ਵਾਲੀ) ਸ਼ਬਦ ਕਥਨ _ਕਰੋ। (ਇਹ) ਪਾਸ ਦਾ ਨਾਮ _ਬਣਦਾ ਹੈ। ਸਮਝਦਾਰੋ! 
ਵਿਚਾਰ _ਕਰ _ਲਵੋ।੪੪੮। 


ਪਹਿਲਾਂ _“ਪਦਮਨਿ” (ਹਾਥੀ ਸੈਨਾ) ਪਦ ਉਚਾਰ ਕੇ, ਅੰਤ ਉਤੇ _'ਰਿਪੁ _ਅਰਿ? ਸ਼ਬਦ 
ਜੋੜੋ। (ਇਹ) ਪਾਸ _ਦਾ ਨਾਮ _ਬਣਦਾ _ਹੈ। _ਸਮਝਦਾਰੋ! ਵਿਚਾਰ ਕਰ _ਲਵੋ।੪੪੯। ਪਹਿਲਾਂ 
'ਬ੍ਯਾਲਾ” (ਹਾਥੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ ਅਰਿ” ਸ਼ਬਦ ਕਹਿ _ਦਿਓ। (ਇਹ) 
ਪਾਸ _ਦਾ ਨਾਮ ਹੋ ਜਾਂਦਾ _ਹੈ। _ਕਵੀਓ! ਚੇਤੇ _ਕਰ _ਲਵੋਂ।੪੫0। 


ਪਹਿਲਾਂ _'ਕੁੰਜਰੀ` (ਹਾਥੀ ਸੈਨਾ) ਸ਼ਬਦ _ਕਹਿ ਕੇ, ਅੰਤ ਉਤੇ _'ਰਿਪੰਤਕ” (ਵੈਰੀ ਦਾ 
ਨਾਸ਼ ਕਰਨ _ਵਾਲੀ) ਕਥਨ _ਕਰੋ। _(ਇਹ) ਪਾਸ ਦਾ ਨਾਮ _ਬਣ ਜਾਂਦਾ ਹੈ। ਸੁਘੜ ਜਨੋ! 
ਚੇਤੇ ਕਰ _ਲਵੋ।੪੫੧। ਪਹਿਲਾਂ “ਇੰਭੀ` (ਗਜ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ? 
ਸ਼ਬਦ _ਕਥਨ _ਕਰੋਂ। _(ਇਹ) ਨਾਮ ਪਾਸ ਦਾ ਹੁੰਦਾ ਹੈ। _ਸਮਝਦਾਰੋਂ ! ਸਮਝ _ਲਵੋ।੪੫੨। 


ਪਹਿਲਾਂ _'ਕੁੰਭਨੀ` _(ਹਾਥੀ-ਸੈਨਾ) ਸ਼ਬਦ _ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ? 
ਸ਼ਬਦ _ਜੋੜ _ਲਵੋ। (ਇਹ) ਪਾਸ ਦਾ ਨਾਮ _ਬਣ ਜਾਂਦਾ ਹੈ। _ਸੂਝਵਾਨੋ! _ਸੋਚ _ਲਵੋ।੪੫੩। 
ਪਹਿਲਾਂ “ਕਰਨੀ” (ਹਾਥੀ ਸੈਨਾ) ਪਦ _ਉਚਾਰ ਕੇ _ਅੰਤ ਉਤੇ _'ਰਿਪੁ _ਅਰਿ” ਕਥਨ _ਕਰੋਂ। 
(ਇਹ) ਪਾਸ ਦਾ ਨਾਮ ਹੋ ਜਾਂਦਾ _ਹੈ। _ਸਮਝਦਾਰੋ! ਸਮਝ _ਲਵੋ।8੫੪। 

ਪਹਿਲਾਂ _“ਸਿੰਧੁਰੀ` (ਗਜ _ਸੈਨਾ) ਸ਼ਬਦ ਕਹਿ ਕੇ ਅੰਤ ਵਿਚ _'ਰਿਪੁ ਅਰਿ” ਕਥਨ 
ਕਰੋ। (ਇਹ) ਸਾਰੇ _ਪਾਸ _ਦੇ ਨਾਮ _ਬਣਦੇ ਚਲੇ ਜਾਂਦੇ _ਹਨ।੪੫੫। ਪਹਿਲਾਂ _'ਅਨਕਪੀ? 
(ਹਾਥੀ-ਸੈਨਾ) ਸ਼ਬਦ ਕਹਿ _ਕੇ ਅੰਤ ਉਤੇ _'ਰਿਪੁ _ਅਰਿ” ਕਥਨ ਕਰੋ। (ਇਹ) ਪਾਸ ਦਾ 
ਨਾਮ _ਬਣ _ ਜਾਂਦਾ _ਹੈ। _ਕਵੀ ਜਨੋ! ਵਿਚਾਰ _ਕਰ _ ਲਵੋ।8੫੬। 


ਪਹਿਲਾਂ _“ਨਾਗਨੀ” _(ਹਾਥੀ-ਸੈਨਾ) ਕਹਿ ਕੇ, _ਅੰਤ ਉਤੇ _'ਰਿਪੁ _ਅਰਿ” ਸ਼ਬਦ ਜੋੜੋ। 
(ਇਹ) ਪਾਸ _ਦਾ ਨਾਮ _ਬਣ _ਜਾਵੇਗਾ। _ ਬ੍੍‌ਧੀਮਾਨੋ! _ਸੋਚ _ਲਵੋ।8੫੭। ਪਹਿਲਾਂ _“ਹਰਿਨੀ? 
(ਹਾਥੀ ਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ” ਪਦ ਕਥਨ _ਕਰੋ। (ਇਹ) 
ਪਾਸ _ਦਾ _ਨਾਮ _ਹੈ। _ਸੂਝਵਾਨੋ! ਸਮਝ _ਲਵੋ।੪੫੮। 


ਪਹਿਲਾਂ _'ਮਾਤੰਗਨਿ” _(ਹਾਥੀ-ਸੈਨਾ) ਪਦ ਕਹਿ ਕੇ, (ਫਿਰ) ਅੰਤ ਉਤੇ “ਰਿਪੁ ਅਰਿ” 
ਪਦ ਉਚਾਰਨ _ਕਰੋਂ। _(ਇਹ) ਪਾਸ ਦਾ ਨਾਮ _ਬਣਦਾ _ਹੈ। _ਕਵੀਓ ! ਵਿਚਾਰ _ਲਵੋ।੪੫੯। 
ਪਹਿਲਾਂ _“ਬਾਜਿਨੀ” (ਘੋੜ ਸਵਾਰ ਸੈਨਾ) ਸ਼ਬਦ ਕਹਿ _ਕੇ ਅੰਤ ਵਿਚ _'ਰਿਪੁ _ਅਰਿ” ਪਦ 


%-੩. 


ਜੋੜੋ। _(ਇਹ) ਪਾਸ _ਦਾ ਨਾਮ ਬਣਦਾ _ਹੈ। _ਸੌੋਝਵਾਨੋ! ਸਚ _ਕਰ _ਕੇ ਮੌਨ _ਲਵੋ।8੬0। 
/ਟਲੇ ਸੀ ਨਨ ਆਲਾ £ਰਾਣ ਦੇ ਨੀ ੫ ਨ% ਵਾਲ਼ੇ ਰੱਲੋ %ਸ#ਆ/ਏ ਦੀ ਅਘਤਨ ਸਭ ਲਭ _ਹ/5/ 


੪੬੨ 


ਸੀ _ਦਸਮ-ਗ੍ਰੰਥ _ਸਾਹਿਬ 


ਅਥ ਤੁਪਕ ਕੇ ਨਾਮ 
ਦੰਹਰ” 

ਬਾਹਿਨਿ ਆਦਿ ਉਚਾਰੀਐ _ਰਿਪੁ ਪਦ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੧। 
ਸਿੰਧਵਨੀ ਪਦ ਪ੍ਰਿਥਮ ਕਹਿ _ਰਿਪਣੀ ਅੰਤ _ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੨। 
ਤੁਰੰਗਨਿ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੩। 
ਹਯਨੀ ਆਦਿ ਉਚਾਰਿ ਕੈ ਹਾ ਅਰਿ ਪਦ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ _ਬੁਧਿਵਾਨ। ੪੬8੪। 
ਅਰਬਨਿ ਆਦਿ ਬਖਾਨੀਐ _ਰਿਪੁ _ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕੜਿ ਸੁ ਧਾਰ। ੪੬੫। 
ਕਿੰਕਾਣੀ ਪੁਥਮੋਚਰਿ ਕੈ _ਰਿਪੁ ਪਦ ਅੰਤ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੪੬੬। 
ਅਸੁਨੀ ਆਦਿ ਉਚਾਰੀਐ ਅੰਤਿ ਸਬਦ _ਅਰਿ ਦੀਨ। 
ਸਤੁ ਤੁਪਕ ਕੇ ਨਾਮ ਹੈ ਲੀਜਹੁ ਸਮਝ ਪ੍ਰਬੀਨ। ੪੬੭। 
ਸੁਆਸਨਿ ਆਦਿ ਬਖਾਨੀਐ ਰਿਪੁ _ਅਰਿ ਪਦ ਕੈ _ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ _ਚੀਨ। ੪੬੮। 
ਆਧਿਨਿ ਆਦਿ ਉਚਾਰਿ ਕੈ ਰਿਪੁ ਪਦ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੬੯। 
ਪੁਭੁਣੀ ਆਦਿ ਉਚਾਰਿ ਕੈ ਰਿਪੁ ਪਦ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ _ਮਤਿਵਾਨ। ੪੭0। 
ਆਦਿ ਭੂਪਣੀ ਸਬਦ ਕਹਿ ਰਿਪੁ ਅਰਿ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੪੭੧ 
ਆਦਿ ਈਸਣੀ ਸਬਦ ਕਹਿ ਰਿਪੁ ਅਰਿ ਪਦ ਕੇ ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੭੨। 
ਆਦਿ ਸੰਉਡਣੀ ਸਬਦ ਕਹਿ _ਰਿਪੁ _ਅਰਿ ਬਹੁਰਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੪੭੩। 
ਪ੍ਰਥਮ ਸਤ੍ਹਣੀ ਉਚਰੀਐ _ਰਿਪੁ _ਅਰਿ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੪੭੪। 
ਸਕਲ ਛਤਰ ਕੇ ਨਾਮ ਲੈ ਨੀ ਕਹਿ ਰਿਪੁਹਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੪੭੫। 
ਪ੍ਰਥਮ ਛਤ੍ਹਨੀ ਸਬਦ _ਉਚਰਿ _ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੭੬। 


ਸਸੜੁ _ ਨਾਮ _ ਮਾਲਾ ੪੬੩ 


ਹੁਣ ਤੁਪਕ (ਛੋਟੀ ਤੋਪ ਜਾਂ ਬੰਦੂਕ) ਦੇ ਨਾਂਵਾਂ (ਦਾ ਵਰਣਨ) 
ਦੰਹਰਾ 

ਪਹਿਲਾਂ _'ਬਾਹਿਨਿ” ਸ਼ਬਦ _ਕਹਿ ਕੇ ਅੰਤ ਉਤੇ _'ਰਿਪੁ _ਅਰਿ” ਪਦ ਕਥਨ _ਕਰੋ। 
(ਇਹ) ਨਾਮ ਤੁਪਕ _ਦਾ _ਹੈ। _ਇਸ ਨੂੰ _ਕਵੀਓ ! ਧਾਰਨ _ਕਰ _ਲਵੋ।੪੬੧। ਪਹਿਲਾਂ 
'ਸਿੰਧਵਨੀ` (ਘੋੜ ਚੜ੍ਹੀ ਸੈਨਾ) ਸ਼ਬਦ _ਕਹਿ _ਕੇ ਅੰਤ _ਵਿਚ _'ਰਿਪਣੀ” ਪਦ ਦਾ ਬਖਾਨ 


੮ 


ਕਰੋ। _(ਇਹ) ਤੁਪਕ _ਦਾ ਨਾਮ _ਹੁੰਦਾ ਹੈ। _ਕਵੀਓ ! ਧਾਰਨ _ ਕਰ _ ਲਵੋ।੪੬੨। 

ਪਹਿਲਾਂ _'ਤੁਰੰਗਨਿ” (ਘੋੜ _ਸਵਾਰ ਸੈਨਾ) ਕਹਿ ਕੇ ਅੰਤ ਉਤੇ _“ਰਿਪੁ _ਅਰਿ” ਕਥਨ 
ਕਰੋ। _(ਇਹ) ਤੁਪਕ _ਦਾ _ਨਾਮ _ਹੋ_ਜਾਵੇਗਾ। _ਕਵੀਓ! ਇਸ ਨੂੰ ਵਿਚਾਰ _ਲਵੋ।੪੬੩। 
ਪਹਿਲਾਂ _“ਹਯਨੀ” (ਘੋੜ ਚੜ੍ਹੀ ਸੈਨਾ) ਕਹਿ ਕੇ ਅੰਤ ਉਤੇ “ਹਾ ਅਰਿ” ਪਦ ਜੋੜੋਂ। (ਇਹ) 
ਤੁਪਕ _ਦਾ ਨਾਮ _ਹੋ ਜਾਂਦਾ ਹੈ। _ਵਿਚਾਰਵਾਨੋ ! _ਸੋਚ _ਲਵੋ।੪੬੪। 

ਪਹਿਲਾਂ _“ਅਰਬਨਿ” ਸ਼ਬਦ ਕਹਿ ਕੇ ਅੰਤ ਵਿਚ _'ਰਿਪੁ ਅਰਿ? ਸ਼ਬਦ ਕਹੋ। (ਇਹ) 
ਤੁਪਕ _ਦਾ _ਨਾਮ ਹੋ ਜਾਂਦਾ _ਹੈ। ਸੂਝਵਾਨ _ਕਵੀਓ! ਵਿਚਾਰ _ਕਰ _ਲਵੋ।੪੬੫। ਪਹਿਲਾਂ 
“ਕਿੰਕਾਣੀ` ਸ਼ਬਦ _ਉਚਾਰੋ, _ਫਿਰ _“ਰਿਪੁ” _ਪਦ ਅੰਤ ਉਤੇ ਜੋੜੋ। (ਇਹ) ਨਾਮ ਤੁਪਕ ਦਾ 
ਬਣਦਾ _ਹੈ। _ਕਵੀਓ! ਚੇਤੇ ਕਰ _ਲਵੋ।8੬੬। 

ਪਹਿਲਾਂ _'ਅਸੁਨੀ” (ਘੋੜ _ਸਵਾਰ ਸੈਨਾ) ਕਹਿ ਕੇ ਅੰਤ ਉਤੇ _“ਅਰਿ” ਸ਼ਬਦ ਜੋੜੋ। 
(ਫਿਰ) 'ਸਤ੍ਹ' ਪਦ ਕਹੋ। (ਇਹ) ਤੁਪਕ ਦਾ ਨਾਮ ਹੈ। _ਪੂਬੀਨੋ ! ਚੇਤੇ ਰਖੋ।੪੬੭। ਪਹਿਲਾਂ 
'ਸੁਆਸਨਿ” (ਘੋੜ-ਸਵਾਰ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ” ਪਦ ਕਥਨ _ਕਰੋ। 


ਇਹ _ ਤੁਪਕ _ਦਾ _ਨਾਮ _ਬਣਦਾ _ਹੈ। _ਸੂਝਵਾਨੋ ! ਸਮਝ _ਲਵੋ।੪੬੮। 

ਪਹਿਲਾਂ _'ਆਧਿਨਿ” (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ” ਪਦ ਜੋੜੋ। 
(ਇਹ) ਤੁਪਕ _ਦਾ _ਨਾਮ _ਬਣਦਾ _ਹੈ। _ਸਮਝਦਾਰੋ ! _ਸਮਝ _ਲਵੋ।੪੬੯। ਪਹਿਲਾ 'ਪ੍ਰ੍ਭੁਣੀ” 
(ਰਾਜ ਸੈਨਾ) ਸ਼ਬਦ ਉਚਾਰ ਕੇ, (ਫਿਰ) 'ਰਿਪੁ” ਪਦ ਅੰਤ ਉਤੇ ਰਖੋ। (ਇਹੁ) ਨਾਮ ਤੁਪਕ 
ਦਾ ਬਣਦਾ _ਹੈ। _ ਬੁੱਧੀਮਾਨੋ ! ਵਿਚਾਰ _ ਲਵੋ।8੭0। 

ਸ਼ੁਰੂ ਵਿਚ 'ਭੂਪਣੀ” (ਰਾਜ ਸੈਨਾ) ਸ਼ਬਦ ਕਹਿ ਕੇ, ਅੰਤ ਵਿਚ _'ਰਿਪੁ ਅਰਿ` ਕਥਨ 
ਕਰੋ। (ਇਹ) ਨਾਮ ਤੁਪਕ ਦਾ ਹੈ। _ਕਵੀ ਇਸ ਨੂੰ ਚੇਤੇ ਰਖਣ।੪੭੧। _ਪਹਿਲਾਂ _“ਈਸਣੀ” 
(ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ? ਪਦ ਜੋੜੋ। (ਇਹ) ਤੁਪਕ ਦਾ 
ਨਾਮ _ ਬਣਦਾ _ਹੈ। _ ਬੁੱਧੀਮਾਨ! ਸੋਚ _ਲਵੋ।੪੭੨। 

ਪਹਿਲਾਂ _'ਸੈਉਡਨੀ” (ਹਾਥੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ” ਦਾ ਉਚਾਰਨ 
ਕਰੋ। _(ਇਹ) ਤੁਪਕ ਦਾ ਨਾਮ _ਹੈ। _ਸਮਝਦਾਰੋ! ਵਿਚਾਰ _ਲਵੋ।੪੭੩। ਪਹਿਲਾਂ 'ਸਤੂਣੀ” 
(ਵੈਰੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ” ਪਦ ਅੰਤ ਉਤੇ _ਕਹੋ। (ਇਹ) ਤੁਪਕ ਦਾ 
ਨਾਮ _ ਬਣਦਾ _ਹੈ। _ਵਿਦਵਾਨੋ ! _ ਸਮਝ _ਲਵੋ।8੭੪। 

ਛਤ੍ਹ ਦੇ ਸਾਰੇ ਨਾਮ ਲੈ ਕੇ, ਫਿਰ ਨੀ” ਕਹਿ ਕੇ 'ਰਿਪੁ” ਪਦ ਜੋੜੁ। ਇਹ ਤੁਪਕ 
ਦੇ _ਨਾਮ ਬਣਦੇ ਜਾਂਦੇ _ਹਨ। _ ਸੁਜਾਨੋ ! ਸਮਝ _ਲਵੋ।8੭੫। _ ਪਹਿਲਾਂ _'ਛਤ੍ਰਨੀ` _(ਛਤ੍ਧਾਰੀ 
ਸੈਨਾ) ਸ਼ਬਦ _ਕਹਿ ਕੇ ਅੰਤ ਉਤੇ _'ਰਿਪੁ _ਅਰਿ? ਸ਼ਬਦ ਜੋੜੋ। (ਇਹ) ਤੁਪਕ _ਦਾ ਨਾਮ 
ਬਣਦਾ _ਹੈ। _ਮਤਿਵਾਨੋ ! ਸਮਝ _ਲਵੋਂ।੪੭੬। 


੪੬੪ 


ਸੀ _ਦਸਮ-ਗੁੰਥ _ਸਾਹਿਬ 


ਆਤਪਤੁਣੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰਿ। ੪੭੭। 
ਆਦਿ ਪਤਾਕਨਿ ਸਬਦ ਕਹਿ _ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੂਬੀਨ। ੪੭੮। 
ਛਿਤਪਤਾਢਿ ਪ੍ਰਿਥਮੋਚਰਿ ਕੈ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੪੭੯। 
ਰਉਦਨਿ ਆਦਿ ਉਚਾਰੀਐ ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੪੮0। 


ਸਸਤ੍ਨਿ ਆਦਿ _ਬਖਾਨਿ ਕੈ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੮੧। 
ਸਬਦ ਸਿੰਧੁਰਣਿ ਉਚਰਿ ਕੈ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ੁਬੀਨ। ੪੮੨। 
ਆਦਿ ਸੁਭਟਨੀ ਸਬਦ ਕਹਿ ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੪੮੩। 
ਰਥਿਨੀ ਆਦਿ _ਉਚਾਰਿ ਕੈ ਮਥਨੀ ਮਥਨ _ਬਖਾਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੪੮੪। 
ਸਬਦ _ਸ੍ਯੰਦਨੀ ਆਦਿ ਕਹਿ _ਰਿਪੁ _ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੪੮੫। 
ਆਦਿ ਸਕਟਨੀ ਸਬਦ ਕਹਿ _ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਸਮਝ ਲੇਹੁ _ਮਤਿਵਾਨ। ੪੮੬। 
ਪ੍ਰਥਮ ਸਤ੍ਹਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ। ੪੮੭। 
ਆਦਿ ਦੁਸਟਨੀ ਸਬਦ ਕਹਿ _ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੪੮੮। 
ਅਸੁ ਕਵਚਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ _ਬਿਚਾਰ। ੪੮੯। 
ਪ੍ਰਥਮ _ਬਰਮਣੀ ਸਬਦ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੯0। 
ਤਨੁਤ੍ਰਾਣਨੀ ਆਦਿ ਕਹਿ _ਰਿਪੁ ਅਰਿ ਅੰਤਿ _ਬਖਾਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੪੯੧। 
ਪ੍ਰਥਮ _ਚਰਮਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੯੨। 


ਸਸਤੁ _ ਨਾਮ _ ਮਾਲਾ ੪੬੫ 


ਪਹਿਲਾਂ _“ਆਤਪਤੂਣੀ” _(ਛਤੁਧਾਰੀ _ਰਾਜਾ _ਦੀ ਸੈਨਾ) ਪਦ ਕਹਿ ਕੇ ਅੰਤ ਵਿਚ 
'ਰਿਪੁ _ਅਰਿ” ਦਾ ਉਚਾਰਨ _ਕਰੋ। _(ਇਹ) ਨਾਮ ਤੁਪਕ ਦਾ ਹੁੰਦਾ ਹੈ। _ਚਤੁਰੋ ! ਚੇਤੇ _ਕਰ 
ਲਵੋ।੪੭੭। ਪਹਿਲਾਂ _'ਪਤਾਕਨਿ” _(ਪਤਾਕਾ _ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ? 
ਪਦ _ਜੋੜੋ। _(ਇਹ) ਨਾਮ ਤੁਪਕ _ਦਾ ਹੁੰਦਾ _ਹੈ। _ਪੂਬੀਨੋ ! ਸਮਝ _ਲਵੋ।੪੭੮। 

ਪਹਿਲਾਂ _'ਛਿਤਪਤਾਢਿ” (ਰਾਜੇ _ਦੇ _ਅਧੀਨ ਸੈਨਾ) ਸ਼ਬਦ _ਉਚਾਰ _ਕੇ (ਫਿਰ) ਅੰਤ 
ਉਤੇ 'ਰਿਪੁ _ਅਰਿ” ਪਦ ਦਾ ਉਚਾਰਨ _ਕਰੋਂ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀ 
ਜਨ _ ਸੋਚ _ ਕਰ _ ਲੈਣ।੪੭੯। ਪਹਿਲਾਂ _'ਰਉਦਨਿ” _ (ਧਨੁਸ਼ਧਾਰੀ ਸੈਨਾ) ਸ਼ਬਦ _ਕਹਿ ਕੇ 
(ਫਿਰ) ਅੰਤ ਉਤੇ 'ਰਿਪੁ ਅਰਿ” ਕਥਨ ਕਰੋਂ। (ਇਹ) ਤੁਪਕ ਦਾ ਨਾਮ ਹੁੰਦਾ ਹੈ। _ਸੂਝਵਾਨੋ ! 
ਵਿਚਾਰ ਲਵੇਂ।੪੮0। 

ਪਹਿਲਾਂ _'ਸਸਤ੍ਰਨਿ” _(ਸ਼ਸਤ੍ਰਾਂ ਵਾਲੀ ਸੈਨਾ) ਕਹਿ _ਕੇ (ਬਾਦ ਵਿਚ) 'ਰਿਪੁ ਅਰਿ” 
ਸ਼ਬਦ _ਜੋੜ _ ਦਿਓ। (ਇਹ) ਨਾਮ _ਤੁਪਕ _ਦਾ ਹੁੰਦਾ ਹੈ। _ਸੁਘੜੋ ! _ਵਿਚਾਰ _ਲਵੋ।੪੮੧। 
ਪਹਿਲਾਂ _“ਸਿੰਧੁਰਣਿ” (ਹਾਥੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ” ਜੋੜੋ। (ਇਹ) ਤੁਪਕ 
ਦਾ _ਨਾਮ _ ਬਣਦਾ _ਹੈ। _ਸਮਝਵਾਨੋ! ਸੋਚ _ਲਵੋ।੪੮੨। 

ਪਹਿਲਾਂ _“ਸੁਭਟਨੀ” (ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ _ਅਰਿ” ਪਦ ਕਥਨ 
ਕਰੋ। _(ਇਹ) ਨਾਮ ਤੁਪਕ ਦਾ ਬਣਦਾ ਹੈ। _ਸੁਜਾਨੋ ! ਸਮਝ _ਲਵੋਂ।੪੮੩। ਪਹਿਲਾਂ _“ਰਥਿਨੀ” 
(ਰਥਾਂ ਵਾਲੀ ਸੈਨਾ) ਸ਼ਬਦ _ਉਚਾਰ _ਕੇ (ਫਿਰ) 'ਮਥਨੀ _ਮਥਨ” _ਕਹੋ। (ਇਹ) ਤੁਪਕ ਦਾ 
ਨਾਮ _ ਹੁੰਦਾ _ਹੈ। _ ਸੁਜਾਨੋ! _ ਸਮਝ _ਲਵੋ।8੮੪। 

ਪਹਿਲਾਂ _'ਸ੍ਯੰਦਨੀ` ਸ਼ਬਦ ਕਹਿ ਕੇ ਫਿਰ 'ਰਿਪੁ ਅਰਿ” ਕਥਨ ਕਰੋ। (ਇਹ) ਨਾਮ 
ਤੁਪਕ _ਦਾ _ ਬਣਦਾ _ਹੈ। _ਸੁਜਾਨੋ! ਸਮਝ _ਲਵੋ।੪੮੫। ਪਹਿਲਾਂ _“ਸਕਟਨੀ” _(ਗੌਡੇ _ਵਾਲੀ 
ਸੈਨਾ) ਸ਼ਬਦ _ਕਹਿ _ਕੇ ਅੰਤ ਵਿਚ _'ਰਿਪੁ _ਅਰਿ” ਕਥਨ _ਕਰੋ। (ਇਹ) ਤੁਪਕ ਦਾ ਨਾਮ 
ਹੁੰਦਾ ਹੈ। _ਵਿਦਵਾਨੋ! _ ਸਮਝ _ਲਵੋ।੪੮੬। 

ਪਹਿਲਾਂ _'ਸਤ੍ਣੀ” (ਵੈਰੀ ਦੀ ਸੈਨਾ) ਸ਼ਬਦ _ਕਹਿ ਕੇ ਅੰਤ ਉਤੇ _“ਰਿਪੁ _ਅਰਿ” ਪਦ 
ਕਥਨ _ਕਰੋ। _(ਇਹ) ਤੁਪਕ _ਦਾ _ਨਾਮ _ਹੋ ਜਾਂਦਾ _ਹੈ। _ ਕਵੀਓ! ਵਿਚਾਰ _ਲਵੋ।੪੮੭। 
ਪਹਿਲਾਂ _'ਦੁਸਟਨੀ” ਸ਼ਬਦ _ਕਹੋ। _ਫਿਰ 'ਰਿਪੁ ਅਰਿ” ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ 
ਬਣਦਾ _ਹੈ। _ਚਤੁਰੋ! _ ਵਿਚਾਰ _ਕਰ _ ਲਵੋ।੪8੮੮। 

ਪਹਿਲਾਂ _'ਅਸੁ _ਕਵਚਨੀ” (ਘੋੜਿਆਂ ਨੂੰ _ਕਵਚ _ਪਾਣ ਵਾਲੀ ਸੈਨਾ) ਕਹਿ ਕੇ ਫਿਰ 


ਅੰਤ ਤੇ _'ਰਿਪੁ ਅਰਿ” ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੇ 
ਕਰ _ ਲਵੋ।੪੮੯। _ ਪਹਿਲਾਂ _ “ਬਰਮਣੀ” _ (ਕਵਚ _ਧਾਰੀਆਂ _ਵਾਲੀ ਸੈਨਾ) ਸ਼ਬਦ ਕਹਿ ਕੇ 
ਅੰਤ _ਵਿਚ _'ਰਿਪੁ ਅਰਿ” ਉਚਾਰਨ _ਕਰੋ। _(ਇਹ) ਤੁਪਕ _ਦਾ ਨਾਮ ਹੁੰਦਾ ਹੈ। _ਸੂਝਵਾਨੋ! 
ਵਿਚਾਰ ਲਵੇ।੪੯0। 

ਪਹਿਲਾਂ _'ਤਨੁਤਰਾਣਨੀ` (ਕਵਚ _ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ” 
ਪਦ ਕਥਨ _ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। _ਸੂਝਵਾਨੋ! ਸੋਚ _ਲਵੋ।੪੯੧। ਪਹਿਲਾਂ 
“ਚਰਮਣੀ” _(ਢਾਲਾਂ _ਵਾਲੀ ਸੈਨਾ) ਸ਼ਬਦ ਕਹੋ, _ਅੰਤ _ਉਤੇ _'ਰਿਪੁ _ਅਰਿ” ਉਚਾਰੋਂ। _(ਇਹ) 
ਤੁਪਕ _ਦਾ _ਨਾਮ ਹੁੰਦਾ _ਹੈ। _ਕਵੀਓ! ਮਨ ਵਿਚ _ਧਾਰਨ _ਕਰ _ ਲਵੋ।੪੯੨। 


੪੬੬ 


ਸੀ _ਦਸਮ-ਗ੍ੰਥ _ਸਾਹਿਬ 


ਪ੍ਰਥਮ _ਸਿਪਰਣੀ ਸਬਦ ਕਹਿ _ਰਿਪੁ ਅਰਿ ਉਚਰਹੁ ਅੰਤਿ। 


ਨਾਮ ਤੁਪਕ ਜੂ ਕੇ ਸਕਲ _ਨਿਕਸਤ ਚਲਤ _ਅਨੰਤ। _੪੯੩। 


ਸਬ _ਸਲਣੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ _ਸੁਘਰ ਲੀਜੀਅਹੁ ਚੀਨ। ੪੯੪। 
ਪ੍ਰਥਸੈ ਚਕੂਣਿ ਸਬਦਿ ਕਹਿ ਰਿਪੁ ਅਰਿ ਪਦ ਕੇ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੪੯੫। 
ਆਦਿ ਖੜਗਨੀ ਸਬਦ ਕਹਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੯੬। 
ਅਸਿਨੀ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੯੭। 
ਨਿਸਤ੍ਰਿਸਨੀ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ _ਨਿਕਸਤ ਚਲਤ ਪ੍ਰਮਾਨ। ੪੯੮। 
ਖਗਨੀ ਆਦਿ _ਬਖਾਨਿ ਕੈ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੂਬੀਨ। ੪੯੯। 
ਸਸਤ੍ਰ ਏਸੁਣੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੫00। 
ਸਸਤ੍ਰ _ਰਾਜਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫0੧। 
ਸਸਤ੍ਰ _ਰਾਟਨੀ ਆਦਿ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪ੍ਰਮਾਨ। ੫0੨। 
ਆਦਿ ਸੈਫ਼ਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫0੩। 
ਆਦਿ ਤੇਗਨੀ ਸਬਦ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫0੪। 
ਆਦਿ ਕ੍ਰਿਪਾਨਨਿ ਸਬਦ ਕਹਿ _ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਹੋਤ ਹੈ ਲੀਜਹੁ ਚਤੁਰ ਪ੍ਰਮਾਨ। _੫0੫। 
ਸਮਸੇਰਣੀ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ। ੫0੬। 
ਆਦਿ ਖੰਡਨੀ ਸਬਦ ਕਹਿ ਰਿਪੁ ਅਰਿ ਬਹੁਰਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੫07੭। 
ਖਲਖੰਡਨ ਪਦ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ੁਬੀਨ। ੫0੮। 


ਸਸਤੁ _ ਨਾਮ _ ਮਾਲਾ ੪੬੭ 


ਪਹਿਲਾਂ _“ਸਿਪਰਣੀ? _(ਢਾਲਾਂ _ਵਾਲੀ ਸੈਨਾ) ਸ਼ਬਦ _ਕਹਿ _ਕੇ (ਫਿਰ) ਅੰਤ ਉਤੇ 
'ਰਿਪੁ _ਅਰਿ” ਪਦ _ਕਹੋ। _(ਇਸ ਤਰ੍ਹਾਂ) ਤੁਪਕ _ਦੇ ਅਨੰਤ _ਨਾਮ _ਬਣਦੇ _ਜਾਣਗੇ।੪੯੩। 
ਪਹਿਲਾਂ _“ਸਲਣੀ!” (ਤੀਰ _ਕਮਾਨਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ” ਪਦ 


੮ 


ਜੋੜੋ। _ਇਹ _ਤੁਪਕ _ਦਾ _ਨਾਮ _ਬਣਦਾ _ਹੈ। _ਸੂਝਵਾਨੋ! ਸੋਚ _ਲਵੋ।੪੯੪। 

ਪਹਿਲਾਂ _'ਚਕੂਣਿ” (ਚੌਕ੍ਹਾਂ ਵਾਲੀ ਸੈਨਾ) ਸ਼ਬਦ _ਕਹਿ ਕੇ (ਫਿਰ) 'ਰਿਪੁ ਅਰਿ” ਪਦ 
ਜੋੜ _ਦਿਓ। ਇਹ ਤੁਪਕ _ਦਾ _ਨਾਮ ਹੁੰਦਾ ਹੈ। _ਵਿਚਾਰਵਾਨੋ! ਸਮਝ _ਲਵੋਂ।੪੯੫। ਪਹਿਲਾਂ 
“ਖੜਗਨੀ” ਸ਼ਬਦ ਕਹਿ _ਕੇ, ਫਿਰ ਅੰਤ ਤੇ “ਰਿਪੁ ਅਰਿ” ਕਹੋ। ਇਹ ਨਾਮ ਤੁਪਕ ਦਾ ਬਣਦਾ 
ਹੈ। _ਕਵੀ ਜਨੋ! _ ਵਿਚਾਰ _ ਕਰ _ ਲਵੋ।8੯੬। 

ਪਹਿਲਾਂ _'ਅਸਿਨੀ” (ਤਲਵਾਰ _ਧਾਰੀਆਂ _ਵਾਲੀ ਸੈਨਾ) ਸ਼ਬਦ ਕਹਿ _ਕੇ _ਅੰਤ ਉਤੇ 
'ਰਿਪੁ _ਅਰਿ? ਸ਼ਬਦ _ਰਖੋਂ। (ਇਹ) ਤੁਪਕ _ਦਾ ਨਾਮ ਹੁੰਦਾ ਹੈ। _ਸੁਜਾਨੋ! ਜਾਣ _ਲਵੋ।੪੯੭। 
(ਪਹਿਲਾਂ) _'ਨਿਸਤ੍ਰਿਸਨੀ` (ਤੀਹ _ਉੱਗਲ _ ਲੰਬੀਆਂ _ ਤਲਵਾਰਾਂ _ਵਾਲੀ _ਸੈਨਾ) _ਸ਼ਬਦ _ਉਚਾਰ 
ਕੇ ਅੰਤ ਉਤੇ 'ਰਿਪੁ ਅਰਿ” ਕਥਨ ਕਰੋ। (ਇਹ) ਨਾਮ ਤੁਪਕ ਦੇ ਬਣਦੇ ਜਾਂਦੇ ਹਨ।੪੯੮। 

ਪਹਿਲਾਂ _“ਖਗਨੀ” (ਖਗ, ਖੜਗ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ” 
ਪਦ _ਜੋੜੋ। _(ਇਹ) ਤੁਪਕ _ਦਾ ਨਾਮ _ਬਣਦਾ _ਹੈ। _ਸੁਜਾਨੋ! ਸਮਝ _ਲਵੋ।੪੯੯। ਪਹਿਲਾਂ 
“ਸਸਤ੍ਹ _ਏਸੂਣੀ” (ਸ਼ਸਤਰਾਂ ਦੇ _ਸੁਆਮੀਆਂ ਦੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ`” ਸ਼ਬਦ 
ਕਥਨ _ਕਰੋਂ। _(ਇਹ) ਤੁਪਕ _ਦਾ _ਨਾਮ ਹੁੰਦਾ ਹੈ। _ਪ੍ਰਬੀਨੋ! _ਵਿਚਾਰ _ਕਰ _ਲਵੋ।੫00। 

ਪਹਿਲਾਂ _'ਸਸਤੁ _ਰਾਜਨੀ` (ਖੜਗ ਧਾਰੀ ਸੈਨਾ) ਕਹਿ ਕੇ ਅੰਤ ਉਤੇ _'ਰਿਪੁ _ਅਰਿ” 
ਪਦ _ਜੋੜੋ। _(ਇਹ) ਤੁਪਕ ਦਾ ਨਾਮ _ ਬਣ _ਜਾਵੇਗਾ। _ਕਵੀਓ! ਵਿਚਾਰ _ਲਵੋ।੫(੧। 
ਪਹਿਲਾਂ _“ਸਸਤੁ _ਰਾਟਨੀ” _(ਖੜਗਧਾਰੀਆਂ _ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 
'ਰਿਪੁ _ਅਰਿ” ਕਥਨ _ਕਰੋ। _(ਇਹ) ਨਾਮ ਤੁਪਕ _ਦਾ ਹੈ। ਪੁਬੀਨੋ! _ਵਿਚਾਰ _ਲਵੋਂ।੫0੨। 

ਪਹਿਲਾਂ _'ਸੈਫਨੀ” (ਸੈਫਧਾਰੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ _ਅਰਿ” ਸ਼ਬਦ 
ਕਹੋ। (ਇਹ) ਨਾਮ _ਤੁਪਕ ਦਾ _ਬਣਦਾ _ਹੈ। _ਸੁਜਾਨ ਲੋਕੋ! _ਸਮਝ _ਲਵੋ।੫0੩। ਪਹਿਲਾਂ 
“ਤੇਗਨੀ” _(ਤੇਗਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ” ਪਦ ਜੋੜੋ। (ਇਹ) 
ਤੁਪਕ _ਦਾ _ਨਾਮ _ਬਣਦਾ _ਹੈ। _ਪ੍ਰਬੀਨੋ ! _ਸਮਝ _ਲਵੋ।੫0੪। 

ਪਹਿਲਾਂ _'ਕ੍ਰਿਪਾਨਨਿ” (ਕ੍ਰਿਪਾਨਾਂ ਵਾਲੀ ਫੌਜ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ 
ਅਰਿ” ਸ਼ਬਦ ਜੋੜ _ਦਿਓ। (ਇਹ) ਨਾਮ ਤੁਪਕ _ਦਾ _ਬਣਦਾ _ਹੈ। ਚਤੁਰ ਲੋਗੋ! _ਸੋਚ 
ਲਵੋ।੫0੫। ਪਹਿਲਾਂ _'ਸਮਸੇਰਣੀ” (ਸ਼ਮਸ਼ੀਰਾਂ _ਵਾਲੀ ਸੈਨਾ) ਪਦ ਉਚਾਰ _ਕੇ (ਫਿਰ) ਅੰਤ 
ਉਤੇ _“ਰਿਪੁ _ਅਰਿ” ਪਦ _ਕਥਨ _ਕਰੋਂ। _(ਇਹ) ਤੁਪਕ _ਦਾ ਨਾਮ _ਹੈ। _ਵਿਦਵਾਨੋ ! ਸਮਝ 
ਲਵੇੰ।੫0੬। 

ਪਹਿਲਾਂ _'ਖੰਡਨੀ” (ਖੰਡੇਧਾਰੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ” ਪਦ ਕਹੋ। 
(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ _ਕਰ _ਲਵੋਂ।੫0੭। ਪਹਿਲਾਂ 
“ਖਲਖੰਡਨਿ” _(ਖਲਾਂ _ਦਾ _ਖੰਡਨ ਕਰਨ _ਵਾਲੀ, ਖੜਗ) _ਪਦ _ਕਹੋ। (ਫਿਰ) 'ਰਿਪੁ ਅਰਿ? 
ਸ਼ਬਦ _ਕਥਨ _ਕਰੋਂ। (ਇਹ) ਤੁਪਕ ਦਾ ਨਾਮ ਹੁੰਦਾ ਹੈ। _ਪੂਬੀਨੋ! ਵਿਚਾਰ _ਕਰ _ਲਵੋ।੫0੮। 


੪੬੮ 


ਸੀ _ਦਸਮ-ਗ੍ੰਥ _ਸਾਹਿਬ 


ਕਵਚਾਂਤਕਨੀ ਆਦਿ ਕਹਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫0੯। 
ਧਾਰਾਧਰਨੀ ਆਦਿ ਕਹਿ ਰਿਪੁ ਅਰਿ ਪਦ ਕੇ ਦੀਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। _੫੧0। 


ਕਵਚ _ਤਾਪਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ _ਚੀਨ। _੫੧੧। 
ਤਨੁ ਤ੍ਰਾਣਿ ਅਰਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। _੫੧੨। 
ਕਵਚ _ਘਾਤਨੀ ਆਦਿ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪ੍ਰਮਾਨ। ੫੧੩। 

ਦੁਸਟ ਦਾਹਨੀ ਆਦਿ ਕਹਿ ਰਿਪੁ ਅਰਿ ਸਬਦ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੧੪। 

ਦੁਰਜਨ _ਦਰਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਜਾਨੁ ਚਤੁਰ ਨਿਰਧਾਰ। _੫੧੫। 

ਦੁਰਜਨ _ਦਬਕਨੀ ਆਦਿ ਕਹਿ _ਰਿਪੁ ਅਰਿ ਪਦ ਕੈ _ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਪੁਬੀਨ। ੫੧੬। 

ਦੁਸਟ ਚਰਬਨੀ ਆਦਿ ਕਹਿ _ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। _੫੧੭। 

ਬੀਰ _ਬਰਜਨੀ ਆਦਿ ਕਹਿ _ਰਿਪੁ ਅਰਿ ਪਦ ਕੈ ਦੀਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੫੧੮। 

ਬਾਰ _ਬਰਜਨੀ ਆਦਿ _ਕਹਿ _ਰਿਪੁਣੀ ਅੰਤ _ਖਾਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। _੫੧੯। 

ਬਿਸਿਖ ਬਰਖਨੀ ਆਦਿ ਕਹਿ _ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੫੨0। 
ਬਾਨ ਦਾਇਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੨੧। 

ਬਿਸਿਖ ਬ੍ਰਿਸਟਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੫੨੨। 
ਪਨਜ _ਪੁਹਾਰਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੨੩। 
ਧਨੁਨੀ ਆਦਿ ਉਚਾਰੀਐ ਰਿਪੁ _ਅਰਿ ਅੰਤਿ ਉਚਾਰਿ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ _ਬਿਚਾਰ। ੫੨੪੧ 


ਸਸਤੁ _ ਨਾਮ _ ਮਾਲਾ ੪੬੯ 


ਪਹਿਲਾਂ _“ਕਵਚਾਂਤਕਨੀ” _(ਕਵਚ _ ਨੂੰ ਤੋੜਨ _ਵਾਲੀ _ਤਲਵਾਰ _ਧਾਰੀ _ਸੈਨਾ) _ਕਹਿ 
ਕੇ ਅੰਤ ਉਤੇ _'ਰਿਪੁ _ਅਰਿ” ਪਦ ਕਥਨ _ਕਰੋ। (ਇਹ) ਤੁਪਕ ਦਾ ਨਾਮ ਹੋ __ਜਾਏਗਾ। 
ਕਵੀਓ ! ਵਿਚਾਰ _ਲਵੋ।੫0੯। _ ਪਹਿਲਾਂ _“ਧਾਰਾਧਰਨੀ” _ (ਧਾਰਦਾਰ _ਤਲਵਾਰਾਂ ਨੂੰ 

ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ” ਪਦ ਜੋੜੋ। (ਇਹ) ਤੁਪਕ ਦਾ 
ਨਾਮ _ ਬਣਦਾ _ਹੈ। _ਪੂਬੀਨੋ! _ ਸਮਝ __ਲਵੋਂ।੫੧0। 


ਪਹਿਲਾਂ _'ਕਵਚ _ਤਾਪਨੀ” ਪਦ ਕਹਿ ਕੇ (ਫਰ) 'ਰਿਪੁ ਅਰਿ” ਸ਼ਬਦ ਕਥਨ _ਕਰੋ। 
(ਇਹ) ਨਾਮ ਤੁਪਕ _ਦਾ _ਬਣਦਾ _ਹੈ। _ਸਮਝਦਾਰੋਂ ! ਸੋਚ _ਕਰ _ਲਵੋ।੫੧੧। ਪਹਿਲਾਂ _'ਤਨੁ 
ਤਰਾਣਿ ਅਰਿ” (ਕਵਚਾਂ ਦੀ _ਵੈਰਨ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ? 
ਪਦ _ਜੋੜੋ। _(ਇਹ) ਤੁਪਕ _ਦਾ _ਨਾਮ _ਬਣਦਾ _ਹੈ। ਚਤੁਰ _ਪੁਰਸ਼ੋ! _ਸਮਝ _ਲਵੋ।੫੧੨। 

ਪਹਿਲਾਂ “ਕਵਚ _ਘਾਤਨੀ” ਸ਼ਬਦ _ਕਹਿ ਕੇ, ਅੰਤ ਉਤੇ _'ਰਿਪੁ _ਅਰਿ” ਸ਼ਬਦ ਜੋੜੋ। 
(ਇਹ) ਨਾਮ ਤੁਪਕ _ਦਾ ਬਣਦਾ _ਹੈ। _ਚਤੁਰ ਲੋਗੋ ! ਵਿਚਾਰ _ਲਵੋ।੫੧੩। ਪਹਿਲਾਂ _'ਦੁਸਟ 
ਦਾਹਨੀ” _(ਦੁਸਟਾਂ ਨੂੰ ਸਾੜਨ ਵਾਲੀ ਸੈਨਾ) (ਸ਼ਬਦ) _ਕਹਿ ਦਿਓ, (ਫਿਰ) 'ਰਿਪੁ _ਅਰਿ” ਪਦ 
ਕਥਨ _ਕਰੋਂ। _(ਇਹ) ਨਾਮ _ਤੁਪਕ _ਦਾ _ਹੈ। _ਸੁਜਾਨੋ! ਵਿਚਾਰ _ਲਵੋ।੫੧੪। 


ਪਹਿਲਾਂ _'ਦੁਰਜਨ _ਦਰਨੀ” (ਵੈਰੀ ਦਲ ਨੂੰ _ਦਲਣ ਵਾਲੀ ਸੈਨਾ) ਸ਼ਬਦ ਕਹਿ ਕੇ 
ਅੰਤ _ਉਤੇ _'ਰਿਪੁ ਅਰਿ” ਪਦ ਜੋੜੋ। _(ਇਹ) ਨਾਮ ਤੁਪਕ _ਦਾ ਹੁੰਦਾ ਹੈ। _ਸੂਝਵਾਨੋ! ਜਾਣ 
ਲਵੋ।੫੧੫। ਪਹਿਲਾਂ _'ਦੁਰਜਨ _ਦਬਕਨੀ” ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ” ਪਦ ਕਥਨ 


੮ 


ਕਰੋ। (ਇਹ) ਤੁਪਕ ਦਾ ਨਾਮ ਹੁੰਦਾ _ਹੈ। _ਪੂਬੀਨੋ! ਸਮਝ _ਲਵੋ।੫੧੬। 

ਪਹਿਲਾਂ ਦੁਸਟ ਚਰਬਨੀ” ਸ਼ਬਦ _ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ” ਸ਼ਬਦ 
ਕਥਨ _ਕਰੋ। (ਇਹ) ਨਾਮ ਤੁਪਕ ਦਾ ਹੈ। _ਵਿਦਵਾਨੋ ! ਪਛਾਣ _ਲਵੋ।੫੧੭। ਪਹਿਲਾ _“ਬੀਰ 
ਬਰਜਨੀ” (ਸੂਰਮੇ ਨੂੰ ਰੋਕ ਕੇ __ਰਖਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ” 
ਸ਼ਬਦ _ਕਥਨ _ਕਰੋ। _(ਇਹ) ਤੁਪਕ _ਦਾ _ਨਾਮ _ਬਣਦਾ _ਹੈ। _ਪੁਬੀਨੋ! _ਸਮਝ _ਲਵੋ।੫੧੮। 

ਪਹਿਲਾਂ _“ਬਾਰ _ਬਰਜਨੀ” (ਵੈਰੀ ਦਾ ਵਾਰ ਰੋਕਣ ਵਾਲੀ ਸੈਨਾ) ਕਹਿ ਕੇ, ਅੰਤ ਉਤੇ 
“ਰਿਪੁਣੀ` (ਵੈਰਨ) ਪਦ ਜੋੜੋਂ। (ਇਹ) ਤੁਪਕ _ਦਾ ਨਾਮ _ਬਣਦਾ ਹੈ। ਚਤੁਰ ਲੋਗੋ! ਪਛਾਣ 
ਲਵੋ।੫੧੯। ਪਹਿਲਾਂ _“ਬਿਸਿਖ _ਬਰਖਨੀ” ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ” ਪਦ ਜੋੜੋ। 
(ਇਹ) ਨਾਮ ਤੁਪਕ _ਦਾ ਬਣਦਾ ਹੈ। ਸਮਝਦਾਰ ਪੁਰਸ਼ੋ! ਵਿਚਾਰ _ਕਰ _ਲਵੋ।੫੨0। 

ਪਹਿਲਾਂ “ਬਾਨ _ਦਾਇਨੀ” ਪਦ ਕਹਿ _ਕੇ ਫਿਰ 'ਰਿਪੁ ਅਰਿ” ਸ਼ਬਦ ਕਥਨ _ਕਰੋ। 
(ਇਹ) ਨਾਮ ਤੁਪਕ _ਦਾ _ਹੈ। ਪੁਬੀਨੋ! _ਸੋਚ _ਲਵੋ।੫੨੧। _ਪਹਿਲਾਂ _“ਬਿਸਿਖ _ਬ੍ਰਿਸਟਨੀ” 
(ਬਾਣ _ਬਰਖਾ _ਕਰਨ _ਵਾਲੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ” ਅੰਤ ਉਤੇ ਕਥਨ 


੮ 


ਕਰੋ। _(ਇਹ) ਨਾਮ ਤੁਪਕ _ਦਾ ਹੁੰਦਾ ਹੈ। _ਕਵੀਓ! ਵਿਚਾਰ _ਕਰ _ ਲਵੋਂ।੫੨੨। 

ਪਹਿਲਾਂ _“ਪਨਜ _ਪੁਹਾਰਨਿ” (ਬਾਣ ਚਲਾਉਣ ਵਾਲੀ ਸੈਨਾ) ਪਦ _ਕਹਿ ਕੇ (ਫਿਰ) 
'ਰਿਪੁ ਅਰਿ” ਅੰਤ ਉਤੇ ਉਚਾਰੋ। (ਇਹ) ਨਾਮ ਤੁਪਕ ਦਾ _ਹੈ। _ਕਵੀਓ! ਮਨ ਵਿਚ ਵਿਚਾਰ 
ਕਰ _ਲਵੋ।੫੨੩। _ ਪਹਿਲਾਂ _'ਧਨੁਨੀ” _(ਧਨੁਸ਼ _ਨਾਲ _ਬਾਣ _ ਚਲਾਉਣ _ਵਾਲੀ _ਸੈਨਾ) _ਸ਼ਬਦ 
ਕਹਿ ਕੇ ਅੰਤ ਉਤੇ 'ਰਿਪੁ ਅਰਿ” ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। _ਕਵੀਓ! 
ਸਮਝ _ਲਵੋਂ।੫੨੪। 


੪੭20 


ਸੀ _ਦਸਮ-ਗ੍ੰਥ _ਸਾਹਿਬ 


ਪੁਥਮ _ਧਨੁਖਨੀ ਸਬਦ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੫੨੫। 
ਕੋਅੰਡਨੀ ਆਦਿ ਉਚਾਰੀਐ _ਰਿਪੁ _ਅਰਿ ਪਦ ਕੈ _ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੫੨੬। 
ਬਾਣਾਗੁਜਨੀ ਆਦਿ ਕਹਿ ਰਿਪੁ ਅਰਿ ਪਦ ਕੌ _ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੫੨੭। 
ਬਾਣ ਪ੍ਰਹਰਣੀ ਆਦਿ ਕਹਿ ਰਿਪੁ ਅਰਿ ਪਦ ਕੈ _ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੫੨੮। 


ਆਦਿ ਉਚਰਿ ਪਦ _ਬਾਣਨੀ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੨੯। 
ਬਿਸਿਖ _ਪਰਨਨੀ ਆਦਿ ਕਹਿ ਰਿਪੁ ਪਦ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਪ੍ਰਮਾਨ। ੫੩0। 


ਬਿਸਿਖਨਿ ਆਦਿ _ਬਖਾਨਿ ਕੈ ਰਿਪੁ ਪਦ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। _੫੩੧। 
ਸੁਭਟ ਘਾਇਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ। ੫੩੨। 


ਸਤੁ _ਸੰਘਰਣੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ_ਧਾਰ। ੫੩੩। 
ਪਨਜ _ਪੁਹਰਣੀ ਆਦਿ _ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੩੪। 
ਕੋਅੰਡਜ ਦਾਇਨਿ _ਉਚਰਿ _ਰਿਪੁ _ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੩੫। 
ਆਦਿ ਨਿਖੰਗਨੀ ਸਬਦ ਕਹਿ ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਪਛਾਨ। _੫੩੬। 


ਪ੍ਰਥਮ ਪਤ੍ਰਣੀ ਪਦ _ਉਚਰਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੩੭। 
ਪੁਥਮ ਪਛਣੀ ਸਬਦ ਕਹਿ ਰਿਪੁ ਅਰਿ ਪਦ ਕੌ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੩੮। 


ਪ੍ਰਥਮ ਪਤ੍ਹਣੀ ਸਬਦ ਕਹਿ ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜੀਅਹੁ _ਸੁਘਰ ਪਛਾਨ। ੫੩੯। 


ਸਸੜ _ ਨਾਮ _ ਮਾਲਾ ੪੭੧ 


ਪਹਿਲਾਂ _'ਧਨੁਖਨੀ? _(ਧਨੁਸ਼ _ਨਾਲ _ਤੀਰ _ਚਲਾਉਣ ਵਾਲੀ) ਸ਼ਬਦ ਕਹਿ ਕੇ ਫਿਰ 
“ਰਿਪੁ _ਅਰਿ” ਪਦ ਜੋੜ _ਦਿਓ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਲੋਗੋ! ਸਮਝ 
ਲਵੋ।੫੨੫। _ ਪਹਿਲਾਂ _'ਕੋਅੰਡਨੀ”` _(ਧਨੁਸ਼ _ਧਾਰੀਆਂ _ਦੀ ਸੈਨਾ) (ਸ਼ਬਦ) _ਕਹਿ ਕੇ (ਫਿਰ) 
'ਰਿਪੁ _ਅਰਿ” ਪਦ ਜੋੜੋ। ਇਹ ਤੁਪਕ ਦਾ ਨਾਮ _ਬਣਦਾ ਹੈ। _ਪੁਬੀਨੋ! ਸਮਝ _ਲਵੋਂ।੫੨੬। 

ਪਹਿਲਾਂ _ “ਬਾਣਾਗੁਜਨੀ” _ (ਬਾਣ-ਕਮਾਨ _ਧਾਰਨ _ਵਾਲੀ _ਸੈਨਾ) (ਸ਼ਬਦ) ਕਹਿ ਕੇ 
ਫਿਰ 'ਰਿਪੁ ਅਰਿ” ਪਦ ਜੋੜੋ। _(ਇਹ) ਤੁਪਕ _ਦਾ ਨਾਮ _ਬਣ _ਜਾਵੇਗਾ। _ਸੁਜਾਨੋ! ਸਮਝ 
ਲਵੋਂ।੫੨੭। _ ਪਹਿਲਾਂ _ “ਬਾਣ _ਪੁਹਰਣੀ” _(ਬਾਣਾਂ _ਦਾ ਪਰਹਾਰ _ਕਰਨ _ਵਾਲੀ ਸੈਨਾ) ਕਹਿ 
ਕੇ (ਫਿਰ) 'ਰਿਪੁ ਅਰਿ” ਪਦ ਜੋੜੋ। (ਇਹ) ਨਾਮ ਤੁਪਕ _ਦਾ _ਬਣ _ਜਾਵੇਗਾ। _ਸੁਘੜੋ! 
ਸਮਝ _ਲਵੇਂ।੫੨੮। 

ਪਹਿਲਾਂ _'ਬਾਣਨੀ` ਪਦ _ਦਾ ਉਚਾਰਨ ਕਰੋ, _ਅੰਤ ਉਤੇ _'ਰਿਪੁ _ਅਰਿ” ਸ਼ਬਦ ਦਾ 
ਕਥਨ _ਕਰੋਂ। _(ਇਹ) ਤੁਪਕ ਦਾ _ਨਾਮ _ਬਣਦਾ _ਹੈ। _ਕਵੀਓ! ਵਿਚਾਰ ਕਰ _ਲਵੋ।੫੨੯। 
ਪਹਿਲਾਂ _ 'ਬਿਸਿਖ _ਪਰਨਨੀ” _ (ਬਾਣ _ ਉਡਾਉਣ _ ਵਾਲੀ _ ਸੈਨਾ) ਸ਼ਬਦ _ਕਹਿ _ਕੇ (ਫਿਰ) 
ਅੰਤ _ਉਤੇ _'ਰਿਪੁ” ਪਦ _ਜੋੜੋਂ। _(ਇਹ) ਤੁਪਕ _ਦਾ ਨਾਮ _ਬਣਦਾ _ਹੈ। _ਚਤੁਰੋਂ ! ਸਮਝ 
ਲਵੇ ।੫੩0। 

ਪਹਿਲਾਂ _“ਬਿਸਿਖਨਿ` (ਬਾਣ ਚਲਾਉਣ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ” 


ਪਦ ਅੰਤ _ਉਤੇ _ਰਖੋ। _(ਇਹ) ਤੁਪਕ _ਦਾ _ਨਾਮ _ਬਣੇਗਾ। _ਚਤੁਰੋ ! ਚੰਗੀ _ਤਰ੍ਹਾਂ ਸਮਝ 
ਲਵੋ।੫੩੧। ਪਹਿਲਾ _'ਸੁਭਟ _ਘਾਇਨੀ” (ਯੋਧਿਆਂ ਨੂੰ ਮਾਰਨ ਵਾਲੀ ਸੈਨਾ) ਕਹਿ ਕੇ (ਫਿਰ) 
ਅੰਤ _ਉਤੇ _'ਰਿਪੁ _ਅਰਿ” ਪਦ ਜੋੜ _ਦਿਓ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੋ! 
ਵਿਚਾਰ ਕਰ ਲਵੋਂ।੫੩੨। 

ਪਹਿਲਾਂ ਸਤਰ _ਸੰਘਰਣੀ”` ਪਦ ਕਹਿ ਕੇ (ਫਿਰ) ਅੰਤ ਉਤੇ _'ਰਿਪੁ _ਅਰਿ” ਉਚਾਰਨ 
ਕਰੋ। _(ਇਹ) _ ਤੁਪਕ _ਦਾ _ਨਾਮ _ਬਣ _ਜਾਏਗਾ। _ ਕਵੀਓ! _ ਮਨ __ ਵਿਚ _ਧਾਰਨ _ਕਰ 
ਲਵੋ।੫੩੩। ਪਹਿਲਾਂ _'ਪਨਜ _ਪੁਹਰਣੀ” ਸ਼ਬਦ ਕਹਿ ਕੇ, (ਫਿਰ) 'ਰਿਪੁ _ਅਰਿ” ਕਥਨ ਕਰੋ। 
(ਇਹ) ਨਾਮ ਤੁਪਕ _ਦਾ _ਬਣ _ਜਾਏਗਾ। _ ਸੁਜਾਨੋ! _ ਸਮਝ _ਲਵੋ।੫੩੪। 

ਪਹਿਲਾਂ _'ਕੋਅੰਡਜ _ਦਾਇਨਿ” (ਬਾਣ _ਚਲਾਣ _ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ 
ਅਰਿ” ਕਥਨ _ਕਰੋ। _(ਇਹ) ਤੁਪਕ ਦਾ ਨਾਮ _ ਬਣਦਾ _ਹੈ। ਸੁਜਾਨ ਲੋਗੋ! ਵਿਚਾਰ 
ਲਵੋਂ।੫੩੫। ਪਹਿਲਾਂ _“ਨਿਖੰਗਨੀ” _(ਬਾਣ _ਚਲਾਣ _ਵਾਲੀ ਸੈਨਾ) ਸ਼ਬਦ _ਕਹਿ ਕੇ, (ਫਿਰ) 
ਅੰਤ ਉਤੇ _'ਰਿਪੁ ਅਰਿ” ਦਾ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। _ਸੁਜਾਨੋ! 
ਸਮਝ _ ਲਵੋ ।੫੩੬। 

ਪਹਿਲਾਂ _'ਪਤ੍ਣੀ` (ਬਾਣ _ਚਲਾਣ _ਵਾਲੀ ਸੈਨਾ) _ਪਦ _ਉਚਾਰ _ਕੇ, _(ਫਿਰ) ਅੰਤ 
ਉਤੇ _'ਰਿਪੁ _ਅਰਿ” ਜੋੜ _ਦਿਓ। (ਇਹ) ਨਾਮ ਤੁਪਕ ਦਾ _ਬਣ _ਜਾਏਗਾ। _ਕਵੀਓ! ਮਨ 
ਵਿਚ _ ਧਾਰਨ _ ਕਰ _ ਲਵੋ।੫੩੭। _ ਪਹਿਲਾਂ _ 'ਪਛਣੀ” _(ਬਾਣ _ ਚਲਾਣ _ਵਾਲੀ _ ਸੈਨਾ) ਸ਼ਬਦ 
ਕਹਿ ਕੇ, (ਫਿਰ) 'ਰਿਪੁ ਅਰਿ” ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣ _ਜਾਏਗਾ। 
ਸੂਝਵਾਨੋ! ਵਿਚਾਰ _ਕਰ _ਲਵੋ।੫੩੮। 

ਪਹਿਲਾਂ _'ਪਤ੍ਣੀ” ਸ਼ਬਦ _ਕਹਿ ਕੇ, (ਫਿਰ) ਅੰਤ ਉਤੇ _'ਰਿਪੁ _ਅਰਿ” ਪਦ ਜੋੜੋ। 
(ਇਹ) ਤੁਪਕ ਦਾ ਨਾਮ _ ਬਣ _ਜਾਏਗਾ। _ ਸੁਘੜੋ! _ ਪਛਾਣ _ਲਵੋਂ।੫੩੯। 


੪੭2੨ 


ਸੀ _ਦਸਮ-ਗ੍ੰਥ _ਸਾਹਿਬ 


ਪਰਿਣੀ ਆਦਿ ਉਚਾਰਿ_ਕੈ ਰਿਪੁ ਅਰਿ ਬਹੁਰਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਪ੍ਰਮਾਨ। ੫੪0। 
ਪੰਖਣਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੪੧ 
ਪਤੂਣਿ ਆਦਿ _ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੨। 
ਨਭਚਰਿ ਆਦਿ _ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੫੪੩। 


ਰਥਨੀ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰਿ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੪। 
ਸਕਟਨਿ ਆਦਿ ਉਚਾਰੀਐ _ਰਿਪੁ ਅਰਿ ਪਦ ਕੇ _ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੪੫। 
ਰਥਣੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਥੜਿ ਸੁ ਧਾਰ। ੫੪੬। 
ਆਦਿ ਸਬਦ _ਕਹਿ ਸ੍ਯੰਦਨੀ ਰਿਪੁ _ਅਰਿ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੪੭। 
ਪਟਨੀ ਆਦਿ _ਬਖਾਨਿ ਕੈ ਰਿਪੁ ਅਰਿ ਅੰਤ ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੮। 
ਆਦਿ ਬਸਤੁਣੀ ਸਬਦ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੫੪੯। 


ਬਿਯੂਹਨਿ ਆਦਿ ਬਖਾਨੀਐ _ਰਿਪੁ _ਅਰਿ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੫0। 
ਬਜੁਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ _ਧਾਰ। ੫੫੧ 


ਬਲਣੀ ਆਦਿ ਬਖਾਨੀਐ ਰਿਪੁ _ਅਰਿ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੫੨। 
ਦਲਣੀ ਆਦਿ _ਉਚਾਰਿ ਕੈ ਮਲਣੀ ਪਦ ਪੁਨਿ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੫੩। 
ਬਾਦਿਤੁਣੀ ਬਖਾਨਿ _ਕੈ ਅੰਤਿ ਸਬਦ _ਅਰਿ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੫੪। 
ਆਦਿ ਨਾਦਨੀ ਸਬਦ ਕਹਿ _ਰਿਪੁ _ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੫੫੫। 


ਸਸੜ ਨਾਮ ਮਾਲਾ ੪੭੩ 


ਪਹਿਲਾਂ _“ਪਰਿਣੀ` ਸ਼ਬਦ _ਉਚਾਰ _ਕੇ, _ਫਿਰ 'ਰਿਪੁ _ਅਰਿ” ਪਦ ਦਾ ਕਥਨ _ਕਰੋ। 
(ਇਹ) ਨਾਮ ਤੁਪਕ _ਦਾ ਹੁੰਦਾ _ਹੈ। ਚਤੁਰ ਲੋਕ ਮਨ _ਵਿਚ _ਵਿਚਾਰ _ਕਰ __ਲੈਣ।੫੪0। 
ਪਹਿਲਾਂ _'ਖੰਖਣਿ” ਸ਼ਬਦ _ਕਹਿ ਕੇ ਫਿਰ 'ਰਿਪੁ ਅਰਿ” ਪਦ ਕਥਨ _ਕਰੋ। (ਇਹ) ਤੁਪਕ 
ਦਾ ਨਾਮ ਹੋ ਜਾਏਗਾ। _ ਕਵੀਓ! ਵਿਚਾਰ _ਕਰ _ ਲਵੋ।੫੪੧। 

ਪਹਿਲਾਂ _'ਪਤ੍ਹਣਿ” ਸ਼ਬਦ _ਬਖਾਨ ਕਰ ਕੇ, (ਫਿਰ) ਅੰਤ ਵਿਚ 'ਰਿਪੁ ਅਰਿ` ਜੋੜੋ। 
(ਇਹ) ਤੁਪਕ _ਦਾ ਨਾਮ _ਬਣ _ਜਾਏਗਾ। _ਚਤੁਰੋਂ! ਵਿਚਾਰ _ਕਰ _ ਲਵੋ।੫੪੨। _ ਪਹਿਲਾਂ 
“ਨਭਚਰਿ” (ਆਕਾਸ਼ ਵਿਚ _ਉਡਣ ਵਾਲੇ _ਬਾਣਾਂ ਨਾਲ _ਸੁਸਜਿਤ ਸੈਨਾ) ਪਦ ਕਹਿ ਕੇ (ਫਿਰ) 
ਅੰਤ ਉਤੇ _'ਰਿਪੁ _ਅਰਿ” ਸ਼ਬਦ ਕਥਨ _ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। _ਕਵੀ 
ਜਨੋ! ਸਮਝ ਲਵੋ ।੫੪੩। 

ਪਹਿਲਾਂ “ਰਥਨੀ” (ਰਥਾਂ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ” ਜੋੜ 
ਦਿਓ। _ (ਇਹ) ਤੁਪਕ _ਦਾ ਨਾਮ _ ਬਣ _ਜਾਏਗਾ। _ਸੂਝਵਾਨੋ! _ ਵਿਚਾਰ _ ਕਰ _ ਲਵੋ।੫੪੪। 
ਪਹਿਲਾਂ “ਸਕਟਨਿ” (ਗਡਿਆਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ? ਪਦ ਜੋੜੋ। 
(ਇਹ) ਤੁਪਕ _ਦਾ _ਨਾਮ _ ਬਣਦਾ _ਹੈ। _ਪੁਬੀਨੋ, _ਸਮਝ _ਲਵੋਂ।੫੪੫। 

ਪਹਿਲਾਂ _“ਰਥਣੀ” (ਰਥਾਂ ਵਾਲੀ ਸੈਨਾ) (ਸ਼ਬਦ) ਕਹਿ ਕੇ, (ਮਗਰੋਂ) ਅੰਤ ਤੇ 'ਰਿਪੁ 
ਅਰਿ” _ਪਦ ਜੋੜੋਂ। (ਇਹ) ਤੁਪਕ ਦਾ ਨਾਮ _ਬਣ _ਜਾਏਗਾ। _ਕਵੀਓ! ਮਨ _ਵਿਚ _ਧਾਰ 
ਲਵੋ।੫੪੬। ਪਹਿਲਾਂ 'ਸ੍ਯੰਦਨੀ” ਸ਼ਬਦ ਕਹਿ ਕੇ ਫਿਰ ਅੰਤ ਵਿਚ _'ਰਿਪੁ _ਅਰਿ” ਪਦ ਕਥਨ 
ਕਰੋ। _(ਇਹ) ਤੁਪਕ _ਦਾ ਨਾਮ _ਹੋਵੇਗਾ। _ਕਵੀ _ਇਸ ਨੂੰ ਚਿਤ _ਵਿਚ _ਰਖ _ਲੈਣ।੫੪੭। 

ਪਹਿਲਾਂ _'ਪਟਨੀ” (ਪਟਿਸ ਸ਼ਸਤੁ ਨਾਲ ਸੌਜਿਤ ਸੈਨਾ) ਕਹਿ ਕੇ, (ਫਿਰ) ਅੰਤ ਉਤੇ 
“ਰਿਪੁ _ਅਰਿ? ਜੋੜ _ਦਿਓ। (ਇਹ) ਨਾਮ ਤੁਪਕ ਦਾ ਬਣ _ਜਾਏਗਾ। _ਕਵੀਓ! ਵਿਚਾਰ ਕਰ 
ਲਵੋ।੫੪੮। _ ਪਹਿਲਾਂ _'ਬਸਤ੍ਣੀ” _(ਤੰਬੂਆਂ _ਵਿਚ _ਰਹਿਣ _ਵਾਲੀ ਸੈਨਾ) _ਸ਼ਬਦ _ਕਹਿ ਕੇ 
ਅੰਤ ਵਿਚ _'ਰਿਪੁ ਅਰਿ” ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ _ਜਾਏਗਾ। ਬ੍੍‌ਧੀਮਾਨੋ! 
ਸਮਝ _ਲਵੋ।੫੪੯। 

ਪਹਿਲਾਂ _“ਬਿਯੂਹਨਿ” (ਵ੍ਯੂਹ _ਵਾਲੀ ਸੈਨਾ) (ਸ਼ਬਦ) _ਕਹਿ _ਕੇ, (ਫਿਰ) ਅੰਤ ਵਿਚ 
'ਰਿਪੁ _ਅਰਿ” ਦਾ ਉਚਾਰਨ _ਕਰੋ। _(ਇਹ) ਤੁਪਕ ਦਾ ਨਾਮ ਹੁੰਦਾ ਹੈ। _ਚਤੁਰੋ! ਵਿਚਾਰ 
ਕਰ _ਲਵੋਂ।੫੫0। ਪਹਿਲਾਂ _'ਬਜੁਣਿ” (ਪੱਥਰ _ਦੇ _ਗੋਲਿਆਂ ਵਾਲੀ ਸੈਨਾ) ਪਦ ਕਹਿ ਕੇ 
(ਫਿਰ) ਅੰਤ ਵਿਚ _'ਰਿਪੁ _ਅਰਿ” ਪਦ ਉਚਾਰੋ। (ਇਹ) ਤੁਪਕ _ਦਾ ਨਾਮ ਹੋ ਜਾਏਗਾ। 
ਕਵੀਓ! ਮਨ _ ਵਿਚ _ ਧਾਰਨ _ ਕਰ _ਲਵੋਂ।੫੫੧। 

ਪਹਿਲਾਂ _“ਬਲਣੀ” _(ਬਲਮਾਂ _ਵਾਲੀ ਸੈਨਾ) ਪਦ ਕਹਿ ਕੇ, ਅੰਤ ਤੇ 'ਰਿਪੁ ਅਰਿ? 
(ਸਬਦ) _ਜੋੜੋ। _ (ਇਹ) ਤੁਪਕ _ਦਾ _ਨਾਮ _ਬਣ _ਜਾਏਗਾ। _ ਕਵੀਓ! ਵਿਚਾਰ _ਲਵੋ।੫੫੨। 
ਪਹਿਲਾਂ _“ਦਲਣੀ” (ਖੰਭਾਂ ਵਾਲੇ _ਬਾਣਾਂ _ਵਾਲੀ ਸੈਨਾ) ਪਦ ਕਹਿ _ ਕੇ, ਫਿਰ 'ਮਲਣੀ” ਸ਼ਬਦ 
ਕਹੋ। _(ਇਹ) ਨਾਮ _ ਤੁਪਕ _ਦਾ _ਹੈ। _ਸਮਝਦਾਰੋਂ! _ਵਿਚਾਰ _ਲਵੋ।੫੫੩। 

ਪਹਿਲਾਂ _'ਬਾਦਿਤ੍ਣੀ”` _(ਵਾਜਿਆਂ ਵਾਲੀ ਸੈਨਾ) ਕਹਿ _ਕੇ _ਅੰਤ ਉਤੇ _'ਅਰਿ” ਸ਼ਬਦ 
ਰਖੋ। (ਇਹ) ਤੁਪਕ _ਦਾ ਨਾਮ _ਬਣ _ਜਾਏਗਾ। ਚਤੁਰ ਲੋਗੋ! ਚਿਤ _ਵਿਚ ਸੋਚ _ਲਵੋ।੫੫੪। 
ਪਹਿਲਾਂ _“ਨਾਦਨੀ” _(ਸੰਖਾਂ _ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ? 
(ਸ਼ਬਦ) _ਉਚਾਰੋ। _ (ਇਹ) ਤੁਪਕ _ਦਾ _ ਨਾਮ _ਬਣੇਗਾ। _ਸਮਝਵਾਨੋ! ਸੋਚ _ਲਵੋਂ।੫੫੫। 


੪੭੪ 


ਸੀ _ਦਸਮ-ਗ੍ੰਥ _ਸਾਹਿਬ 


ਦੁੰਦਭਿ ਧਰਨੀ ਆਦਿ ਕਹਿ _ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੫੬। 
ਦੁੰਦਭਨੀ ਪਦ ਪੁਥਮ _ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ _ਧਾਰ। ੫੫੭। 


ਨਾਦ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕੜਿ ਬਿਚਾਰ। ੫੫੮। 
ਦੁੰਦਭਿ ਧੁਨਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਸਮਝਹੁ ਸੁਘਰ ਅਪਾਰ। ੫੫੯ 


ਆਦਿ ਭੇਰਣੀ ਸਬਦ ਕਹਿ _ਰਿਪੁ ਪਦ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ _ਬੁਧਿਵਾਨ। ੫੬0। 
ਦੁੰਦਭਿ _ਘੋਖਨ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੫੬੧। 


ਨਾਦਾਨਿਸਨੀ ਆਦਿ ਕਹਿ ਰਿਪੁ ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ _ਕਰੀਅਹੁ ਚਤੁਰ ਪ੍ਰਮਾਨ। ੫੬੨। 
ਆਨਿਕਨੀ ਪਦ ਆਦਿ ਕਹਿ ਰਿਪੁ ਪਦ ਬਹੁਰਿ ਬਖਾਨ 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੬੩। 


ਪ੍ਰਥਮ _ਢਾਲਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਬਿਚਾਰ। ੫੬੪। 
ਢਢਨੀ ਆਦਿ ਉਚਾਰਿ ਕੈ ਰਿਪੁ ਪਦ ਬਹੁਰੋ ਦੇਹੁ 

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੬੫। 
ਸੰਖਨਿਸਨੀ ਆਦਿ ਕਹਿ ਰਿਪੁ _ਅਰਿ ਬਹੁਰਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੫੬੬। 
ਸੰਖ _ਸਬਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ।੫੬੭ 


ਸੰਖ _ਨਾਦਨੀ ਆਦਿ ਕਹਿ _ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੫੬੮। 
ਸਿੰਘ ਨਾਦਨੀ ਆਦਿ ਕਹਿ _ਰਿਪੁ _ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੬੯ 
ਪਲ _ਭਛਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ 
ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ। ੫੭0। 


ਸਸੜ ਨਾਮ ਮਾਲਾ ੪੭੫ 


ਪਹਿਲਾਂ _'ਦੁੰਦਭਿ ਧਰਨੀ” _ (ਨਗਾਰੇ _ਧਾਰਨ _ਕਰਨ _ਵਾਲੀ ਸੈਨਾ) ਪਦ ਜੋੜ ਕੇ, 
(ਫਿਰ) ਅੰਤ ਉਤੇ 'ਰਿਪੁ ਅਰਿ” ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ _ਜਾਏਗਾ। _ਸੁਜਾਨੋ 
ਸਮਝ _ਲਵੋ।੫੫੬। ਪਹਿਲਾਂ _'ਦੁੰਦਭਨੀ” _(ਨਗਾਰਿਆਂ _ਵਾਲੀ _ਸੈਨਾ) ਪਦ ਕਹਿ ਕੇ, ਅੰਤ 
ਉਤੇ _“ਰਿਪੁ _ਅਰਿ” ਕਥਨ _ਕਰੋ। (ਇਹ) ਤੁਪਕ _ਦਾ _ਨਾਮ _ਬਣੇਗਾ। _ਕਵੀਓ! ਵਿਚਾਰ 
ਲਵੇੰ।੫੫੭। 

ਪਹਿਲਾਂ “ਨਾਦ _ਨਾਦਨੀ” _(ਸੰਖਾਂ ਵਾਲੀ ਸੈਨਾ) ਸ਼ਬਦ _ਕਹਿ ਕੇ, (ਫਿਰ) ਅੰਤ ਵਿਚ 
“ਰਿਪੁ _ਅਰਿ” ਪਦ ਜੋੜੋ। _(ਇਹ) ਨਾਮ ਤੁਪਕ _ਦਾ ਹੋਵੇਗਾ। _ਕਵੀਓ! ਵਿਚਾਰ _ਲਵੋ।੫੫੮ 
ਪਹਿਲਾਂ _'ਦੁੰਦਭਿ _ਧੁਨਨੀ” _(ਧੌਂਸਿਆਂ ਦੀ ਧੁਨ _ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 
“ਰਿਪੁ _ਅਰਿ” (ਸ਼ਬਦ) ਜੋੜੋ। _(ਇਹ) ਤੁਪਕ ਦਾ ਨਾਮ _ਬਣ _ਜਾਏਗਾ। _ਬੁੰਧੀਮਾਨੋ! ਵਿਚਾਰ 
ਕਰ _ਲਵੇ।੫੫੯। 

ਪਹਿਲਾਂ _'ਭੇਰਣੀ” (ਭੇਰੀ ਦੀ ਧੁਨ ਕਰਨ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ? 
ਸ਼ਬਦ _ਜੋੜੋ। _(ਇਹ) ਤੁਪਕ _ਦਾ ਨਾਮ _ ਬਣ _ਜਾਵੇਗਾ। _ਚਤੁਰ _ਪੁਰਸ਼ੋ! ਨਿਸ਼ਚੇ _ਕਰ 
ਲਵੋ।੫੬0। ਪਹਿਲਾਂ _'ਦੁੰਦਭਿ _ਘੋਖਨ” _(ਧੌਂਸਿਆਂ ਦੀ ਗੂੰਜ ਕਰਨ _ਵਾਲੀ ਸੈਨਾ) ਕਹਿ ਕੇ, 
'ਰਿਪੁ _ਅਰਿ” (ਸ਼ਬਦ) ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ 
ਕਰ _ਲਵੇਂ।੫੬੧। 

ਪਹਿਲਾਂ _“ਨਾਦਾਨਿਸਨੀ” (ਨਾਦ ਦਾ ਸੁਰ ਕਢਣ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 
'ਰਿਪੁ _ਅਰਿ” ਪਦ ਜੋੜੋ। _(ਇਹ) ਤੁਪਕ _ਦਾ ਨਾਮ _ਬਣ _ਜਾਏਗਾ। _ਚਤੁਰ ਪੁਰਸ਼ ਨਿਸ਼ਚੇ 
ਕਰ _ ਲੈਣ।੫੬੨। _ ਪਹਿਲਾਂ _'ਆਨਿਕਨੀ? _(ਨਗਾਰਿਆਂ _ਵਾਲੀ _ਸੈਨਾ) ਪਦ ਕਹਿ ਕੇ, ਫਿਰ 
'ਰਿਪੁ” ਸ਼ਬਦ _ਕਥਨ _ਕਰੋਂ। _(ਇਹ) ਤੁਪਕ _ਦਾ ਨਾਮ _ਬਣਦਾ _ਹੈ। _ਸੁਜਾਨ ਲੋਕੋ! _ਸਮਝ 
ਲਵੇ ।੫੬੩। 

ਪਹਿਲਾਂ _“ਢਾਲਨੀ” (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ 
ਅਰਿ” ਸ਼ਬਦ _ਜੋੜੋ। _(ਇਹ) ਤੁਪਕ ਦਾ ਨਾਮ _ਬਣ _ਜਾਏਗਾ। _ ਵਿਚਾਰ _ਕਰ _ਲਵੋ।੫੬੪। 
ਪਹਿਲਾਂ _“ਢਢਨੀ? _(ਢਢਾਂ _ਵਾਲੀ ਸੈਨਾ) ਪਦ ਉਚਾਰ ਕੇ, ਫਿਰ 'ਰਿਪੁ” ਪਦ ਜੋੜੋ। (ਇਹ) 
ਤੁਪਕ _ਦਾ _ ਨਾਮ _ ਬਣ _ ਜਾਏਗਾ। _ ਸਿਆਣੇ ਚਿਤ _ ਵਿਚ _ ਧਾਰ _ ਲੈਣ।੫੬੫। 

ਪਹਿਲਾਂ _'ਸੰਖਨਿਸਨੀ” (ਸੰਖ _ਵਜਾਣ _ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ? 
ਉਚਾਰਨ _ ਕਰ _ ਦਿਓ। (ਇਹ) ਤੁਪਕ _ਦਾ ਨਾਮ ਹੋਵੇਗਾ, _ਸਿਆਣੇ ਚਿਤ _ਵਿਚ _ਧਾਰਨ 
ਕਰ _ ਲੈਣ।੫੬੬। ਪਹਿਲਾਂ _'ਸੰਖ _ਸਬਦਨੀ” (ਸੰਖ _ਸ਼ਬਦ _ਕਰਨ _ਵਾਲੀ ਸੈਨਾ) ਕਹਿ ਕੇ 
ਫਿਰ 'ਰਿਪੁ ਅਰਿ? ਅੰਤ ਉਤੇ ਜੋੜੋਂ। (ਇਹ) ਤੁਪਕ ਦਾ ਨਾਮ ਹੋ _ਜਾਏਗਾ। ਚਤੁਰ ਪੁਰਸ਼ 
ਧਾਰਨ ਕਰ ਲੈਣ।੫੬੭। 

ਪਹਿਲਾਂ _'ਸੰਖ _ਨਾਦਨੀ” (ਸੰਖ _ਸਦੀ ਧੁਨੀ _ਕਰਨ _ਵਾਲੀ ਸੈਨਾ) ਕਹਿ ਕੇ, (ਫਿਰ) 
ਅੰਤ ਉਤੇ _“ਰਿਪੁ _ਅਰਿ” ਕਥਨ ਕਰ _ਦਿਓ। (ਇਹ) ਨਾਮ ਤੁਪਕ ਦਾ ਹੈ। _ਸੁਜਾਨੋ! ਸਮਝ 
ਲਵੋ।੫੬੮। ਪਹਿਲਾਂ “ਸਿੰਘ _ਨਾਦਨੀ” ਸ਼ਬਦ _ਕਹਿ ਕੇ, (ਫਿਰ) ਅੰਤ ਉਤੇ “ਰਿਪੁ ਅਰਿ? 
ਸ਼ਬਦ _ਕਹੋ। _(ਇਹ) ਨਾਮ ਤੁਪਕ ਦਾ ਹੋ _ਜਾਏਗਾ। _ਕਵੀ _ਇਸ ਨੂੰ ਸਮਝ _ਲੈਣ।੫੬੯। 

ਪਹਿਲਾਂ _'ਪਲ _ਭਛਿ _ਨਾਦਨਿ” (ਰਣ _ਸਿੰਘਿਆਂ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ 
ਵਿਚ _'ਰਿਪੁ _ਅਰਿ? ਸ਼ਬਦ _ਜੋੜੋ। _(ਇਹ) ਤੁਪਕ ਦਾ ਨਾਮ _ਬਣ _ਜਾਵੇਗਾ। ਸਮਝਦਾਰ ਲੋਕ 
ਚਿਤ _ ਵਿਚ _ਪਛਾਣ _ਲੈਣ।੫੭0। 


੪੭੬ 


ਸੀ _ਦਸਮ-ਗ੍ੰਥ _ਸਾਹਿਬ 


ਬਿਆਘੁ _ਨਾਦਨੀ ਆਦਿ ਕਹਿ __ਰਿਪੁ ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੭੧। 
ਹਰਿ ਜਛਨਿ ਨਾਦਨਿ _ਉਚਰਿ_ਕੈ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੫੭੨। 
ਪੁੰਡਰੀਕ ਨਾਦਨਿ _ਉਚਰਿ ਕੈ ਰਿਪੁ ਪਦ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ _ਬੁਧਿਵਾਨ। ੫੭੩। 
ਹਰ ਨਾਦਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੭੪। 


ਪੰਚਾਨਨਿ _ਘੋਖਨਿ _ਉਚਰਿ _ਰਿਪੁ _ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਚਿਨ। ੫੭੫। 
ਸੇਰ ਸਬਦਨੀ ਆਦਿ ਕਹਿ ਰਿਪੁ ਅਰਿ ਅੰਤ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੭੬। 
ਮ੍ਰਿਗਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਬਹੁਰ _ਬਖਾਨ। 
ਨਾਮ ਤੁਪਕ ਕੇ ਹੋਤ ਹੈ _ਚੀਨਹੁ ਪੁਗਿਆਵਾਨ। ੫੭੭। 
ਪਸੁਪਤਾਰਿ ਧਨੀ _ਉਚਰਿ _ਰਿਪੁ _ਪਦ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੫੭੮। 


ਮ੍ਿਗਪਤਿ ਨਾਦਨਿ ਆਦਿ ਕਹਿ _ਰਿਪੁ _ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਪੁਗਿਆਵਾਨ। ੫੭੯। 
ਪਸੁ _ਏਸੂਣ ਨਾਦਨਿ ਉਚਰਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ। ੫੮0। 


ਗਜਰਿ ਨਾਦਿਨੀ ਆਦਿ ਕਹਿ ਰਿਪੁ ਪਦ ਅੰਤਿ _ਬਖਾਨ। 

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਜਾਨ। _੫੮੧। 
ਸਊਡਿਯਰਿ ਧੂਨਨੀ ਆਦਿ ਕਹਿ ਰਿਪੁ ਅਰਿ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੮੨। 

ਦੇਤਿਯਰਿ _ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੮੩। 
ਅਨਕਪਿਯਰਿ _ਨਾਦਨਿ _ਉਚਰਿ _ਰਿਪੁ _ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੮੪। 


ਸਿੰਧੁਰਾਰਿ ਧੂਨਨੀ ਉਚਰਿ _ਰਿਪੁ _ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਬਿਚਾਰ। ੫੮੫। 


ਸਸੜ ਨਾਮ ਮਾਲਾ ੪੭2੭ 


ਪਹਿਲਾਂ “ਬਿਆਘੂ ਨਾਦਨੀ” ਪਦ ਕਹਿ ਕੇ ਫਿਰ 'ਰਿਪੁ ਅਰਿ” ਸ਼ਬਦ ਕਥਨ ਕਰੋ। 
(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋਂ! ਸਮਝ _ਲਵੋ।੫੭੧। ਪਹਿਲਾਂ “ਹਰਿ ਜਛਨਿ 
ਨਾਦਨਿ” (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਸ਼ਬਦ ਉਚਾਰ ਕੇ, ਅੰਤ ਉਤੇ 'ਰਿਪੁ ਅਰਿ? 
ਕਥਨ ਕਰੋਂ। (ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ _ਲਵੋ।੫੭੨। 

ਪਹਿਲਾਂ _'ਪੁੰਡਰੀਕ _ਨਾਦਨਿ” _(ਰਣਸਿੰਘੇ ਦਾ ਨਾਦ ਕਰਨ ਵਾਲੀ ਸੈਨਾ) ਕਹਿ ਕੇ, 
ਅੰਤ _ਵਿਚ _'ਰਿਪੁ” ਪਦ ਜੋੜ _ਦਿਓ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨ 
ਲੋਗ ਸਮਝ _ਲੈਣ।੫੭੩। ਪਹਿਲਾਂ “ਹਰ _ਨਾਦਨਿ” ਸ਼ਬਦ ਕਹਿ ਕੇ, (ਫਿਰ) ਅੰਤ ਉਤੇ 
“ਰਿਪੁ ਅਰਿ” ਜੋੜ ਦਿਓ। (ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਚਤੁਰ ਲੋਗ 
ਵਿਚਾਰ ਲੈਣ।੫੭੪। 

(ਪਹਿਲਾਂ) _'ਪੰਚਾਨਨਿ _ਘੋਖਨਿ” _(ਰਣਸਿੰਘੇ ਦੀ ਗੂੰਜ _ਵਾਲੀ ਸੈਨਾ) _ਕਹਿ ਕੇ, ਅੰਤ 
ਉਤੇ _'“ਰਿਪੁ ਅਰਿ” ਕਥਨ _ਕਰੋ। (ਇਹ) ਨਾਮ ਤੁਪਕ _ਦਾ ਹੋ__ਜਾਏਗਾ। ਚਤੁਰ ਵਿਕਅਤੀ 
ਸਮਝ _ਲੈਣ।੫੭੫। ਪਹਿਲਾਂ _'ਸੇਰ _ਸਬਦਨੀ” ਕਹਿ _ਕੇ ਅੰਤ ਵਿਚ _'ਰਿਪੁ _ਅਰਿ” ਉਚਾਰਨ 
ਕਰੋ। _ਇਹ _ ਨਾਮ _ ਤੁਪਕ _ਦਾ _ ਬਣ _ਜਾਏਗਾ। _ਕਵੀ _ ਜਨ _ ਵਿਚਾਰ _ਕਰ _ ਲੈਣ।੫੭੬। 

ਪਹਿਲਾਂ _'ਮ੍ਿਗਿਅਰਿ _ਨਾਦਨਿ” _(ਸ਼ੇਰ _ਵਰਗਾ _ਨਾਦ _ਕਰਨ _ਵਾਲੀ ਸੈਨਾ) ਕਹਿ ਕੇ 
ਫਿਰ 'ਰਿਪੁ _ਅਰਿ” ਕਥਨ _ਕਰੋਂ। (ਇਹ) ਨਾਮ ਤੁਪਕ ਦਾ _ਬਣ _ਜਾਏਗਾ। ਬੁੱਧੀਮਾਨ ਸਮਝ 
ਲੈਣ।੫੭੭। (ਪਹਿਲਾਂ) 'ਪਸੁਪਤਾਰਿ ਧੂਨਨੀ” (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ, ਫਿਰ 
'ਰਿਪੁ” ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗ ਮਨ ਵਿਚ ਧਾਰਨ 
ਕਰ _ਲੈਣ।੫੭੮। 

ਪਹਿਲਾਂ _“ਮ੍ਿਗਪਤਿ _ਨਾਦਨਿ” (ਸ਼ੇਰ ਦੇ _ਨਾਦ _ਵਾਲੀ ਸੈਨਾ) ਕਹਿ ਕੇ (ਫਿਰ) ਅੰਤ 
ਉਤੇ _'ਰਿਪੁ ਅਰਿ” (ਸ਼ਬਦ) ਕਥਨ _ਕਰੋਂ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਬੁਂਧੀਮਾਨ 
ਵਿਚਾਰ _ਕਰ _ ਲੈਣ।੫੭੯। (ਪਹਿਲਾਂ) ਪਸੁ _ਏਸੁਣ _ਨਾਦਨਿ” (ਸ਼ੇਰ _ਵਰਗੀ ਆਵਾਜ਼ _ਵਾਲੀ 
ਸੈਨਾ) ਕਹਿ ਕੇ ਅੰਤ 'ਰਿਪੁ ਅਰਿ? ਸ਼ਬਦ ਕਹਿ _ਦਿਓ। (ਇਹ) ਤੁਪਕ ਦਾ ਨਾਮ _ਬਣ 
ਜਾਏਗਾ। ਚਤੁਰ ਲੋਗ ਸਮਝ _ਲੈਣ।੫੮0। 

ਪਹਿਲਾਂ _“ਗਜਰਿ _ਨਾਦਿਨੀ” (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ _ਕੇ ਅੰਤ ਵਿਚ 
“ਰਿਪੁ” ਪਦ ਜੋੜੋ। (ਇਹ) ਤੁਪਕ ਦਾ ਨਾਂ ਹੋ ਜਾਂਦਾ ਹੈ। ਸੁਘੜ ਵਿਅਕਤੀ ਸਮਝ 
ਲੈਣ।੫੮੧। ਪਹਿਲਾਂ “ਸਊਡਿਯਰਿ ਧ੍ਰਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ 
(ਫਿਰ) ਅੰਤ ਉਤੇ “ਰਿਪੁ ਅਰਿ” ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। 
ਸੁਜਾਨੋ! ਸਮਝ _ਲਵੋ।੫੮੨। 

ਪਹਿਲਾਂ _'ਦੰਤਿਯਰਿ _ਨਾਦਨਿ” (ਹਾਥੀ ਦੇ ਵੈਰੀ ਸ਼ੇਰ _ਦੀ ਧੁਨੀ ਵਾਲੀ ਸੈਨਾ) ਕਹਿ 
ਕੇ (ਫਿਰ) ਅੰਤ ਤੇ 'ਰਿਪੁ ਅਰਿ” ਦਾ ਕਥਨ _ਕਰੋ। (ਇਹ) ਨਾਮ ਤੁਪਕ ਦਾ ਹੈ। ਕਵੀ 
ਮਨ _ ਵਿਚ ਵਿਚਾਰ _ਕਰ _ਲੈਣ।੫੮੩। _ (ਪਹਿਲਾਂ) _'ਅਨਕਪਿਯਰਿ _ਨਾਦਨਿ” ਕਹਿ _ਕੇ ਅੰਤ 
ਵਿਚ _'ਰਿਪੁ ਅਰਿ” ਜੋੜ _ਦਿਓ। (ਇਹ) ਤੁਪਕ ਦਾ ਨਾਮ _ਬਣ _ਜਾਵੇਗਾ। _ਕਵੀਓ! ਮਨ 
ਵਿਚ ਧਾਰਨ ਕਰ _ਲਵੋ।੫੮੪। 

(ਪਹਿਲਾਂ) 'ਸਿੰਧੁਰਾਰਿ ਧੂੂਨਨੀ” (ਸ਼ੇਰ ਦੀ _ਧ੍ਹੂਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ 
ਵਿਚ 'ਰਿਪੁ ਅਰਿ” ਜੋੜ _ਲਵੋ। (ਇਹ) ਤੁਪਕ _ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਵਿਚਾਰ 
ਕਰ _ਲੈਣ।੫੮੫। 


੪੭੮ 


ਸੀ _ਦਸਮ-ਗ੍ੰਥ _ਸਾਹਿਬ 


ਮਾਤੰਗਰਿ ਨਾਦਨਿ _ਉਚਰਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰਿ ਸੰਭਾਰਿ। ੫੮੬। 
ਸਾਵਿਜਾਰਿ ਧੂਨਨੀ ਉਚਰਿ ਰਿਪੁ ਪਦ ਅੰਤਿ ਸੁ ਭਾਖੁ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੫੮੭। 


ਗਜਨਿਯਾਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੫੮੮। 
ਨਾਗਰਿ ਧੂਨਨੀ ਆਦਿ ਕਹਿ _ਰਿਪੁ ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਉਚਰਤ ਚਲੋ _ਸੁਜਾਨ। ੫੮੯। 


ਹਸਤਿਯਰਿ ਧੂਨਨੀ ਆਦਿ ਕਹਿ _ਰਿਪੁ ਅਰਿ ਪੁਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਲੇਹੁ। ੫੯0। 
ਹਰਿਨਿਅਰਿ ਆਦਿ ਉਚਾਰਿ ਕੈ ਰਿਪੁ ਪਦ ਬਹੁਰੋ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੫੯੧। 


ਕਰਨਿਯਰਿ ਧੂਨਨੀ ਆਦਿ ਕਹਿ _ਰਿਪੁ ਪਦ ਅੰਤਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ _ਨਿਰਧਾਰ। ੫੯੨। 
ਬਰਿਯਰਿ ਧ੍ੂਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਥਿ ਬਿਚਾਰ। ੫੯੩। 


ਦੰਤੀਯਰਿ ਧ੍ਰਨਨੀ ਆਦਿ ਕਹਿ ਰਿਪੁ _ਅਰਿ ਪਦ ਕੋ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੯੪। 
ਦ੍ਰਿਪਿ ਰਿਪੁ ਥ੍ਰਨਨੀ ਆਦਿ ਕਹਿ _ਚਿਪੁ ਅਰਿ ਬਹੁਰਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੰਭਾਰ। ੫੯੫। 


ਪਦਮਿਯਰਿ ਆਦਿ _ਬਖਾਨਿ ਕੈ ਰਿਪੁ _ਅਰਿ ਬਹੁਰਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੫੯੬। 
ਬਲਿਯਰਿ ਆਦਿ _ਬਖਾਨਿ ਕੈ _ਰਿਪੁ ਪਦ ਪੁਨਿ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪਰਬੀਨ। ੫੯੭। 
ਇੰਭਿਅਰਿ ਧੂਨਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਮਤਿ ਲੀਜੀਅਹੁ _ਬੀਨ। ੫੯੮। 
ਕੁੰਭਿਯਰਿ ਨਾਦਨਿ ਆਦਿ ਕਹਿ ਰਿਪੁ ਖਿਪ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੫੯੯। 


ਸਸੜ _ ਨਾਮ _ ਮਾਲਾ ੪੭੯ 


(ਪਹਿਲਾਂ) _'ਮਾਤੌਗਰਿ _ਨਾਦਨਿ” (ਹਾਥੀ _ਦੇ ਵੈਰੀ ਸ਼ੇਰ _ਦੀ ਆਵਾਜ਼ _ਵਾਲੀ _ ਸੈਨਾ) 
ਕਹਿ ਕੇ ਅੰਤ ਵਿਚ 'ਰਿਪੁ ਅਰਿ” ਪਦ ਕਹਿ ਦਿਓ। (ਇਹ) ਤੁਪਕ ਦਾ ਨਾਮ _ਬਣ 
ਜਾਏਗਾ। _ਸੁਘੜ _ਲੋਗ _ਵਿਚਾਰ _ਕਰ _ ਲੈਣ।੫੮੬। _ (ਪਹਿਲਾਂ) _'ਸਾਵਿਜਾਰਿ _ਧ੍ੂਨਨੀ” (ਹਾਥੀ 
ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਸ਼ਬਦ ਉਚਾਰ ਕੇ ਫਿਰ ਅੰਤ ਤੇ 'ਰਿਪੁ” ਪਦ ਕਹੋਂ। 
(ਇਹ) ਤੁਪਕ _ਦਾ _ਨਾਮ _ਬਣ ਜਾਂਦਾ _ਹੈ। ਚਤੁਰ _ਚਿਤ _ਵਿਚ _ ਸਮਝ _ ਲੈਣ।੫੮੭। 


ਪਹਿਲਾਂ _'ਗਜਨਿਯਾਰਿ _ਨਾਦਨਿ” (ਹਾਥੀ _ਦੇ ਵੈਰੀ ਸ਼ੇਰ _ਦੀ ਆਵਾਜ਼ _ਵਾਲੀ _ ਸੈਨਾ) 
ਕਹਿ ਕੇ, (ਫਿਰ) ਅੰਤ ਉਤੇ _'ਰਿਪੁ ਅਰਿ” ਸ਼ਬਦ ਕਥਨ _ਕਰੋ। (ਇਹ) ਤੁਪਕ ਦਾ ਨਾਮ 
ਬਣ _ਜਾਏਗਾ। _ ਸੁਜਾਨ _ਲੋਗ _ ਸਮਝ _ ਜਾਣ।੫੮੮। _ ਪਹਿਲਾਂ _ “ਨਾਗਰਿ _ਧੂਨਨੀ” (ਹਾਥੀ ਦੇ 
ਵੈਰੀ ਸ਼ੇਰ ਦੀ ਆਵਾਜ਼ ਵਾਲੀ) ਸ਼ਬਦ ਕਹਿ ਕੇ, ਫਿਰ 'ਰਿਪੁ _ਅਰਿ” ਪਦ ਕਹੋ। (ਇਹ) 
ਤੁਪਕ _ਦਾ _ਨਾਮ ਹੋ ਜਾਵੇਗਾ। ਸੁਜਾਨ ਲੋਗ _ਉਚਾਰਦੇ _ ਜਾਣ।੫੮੯। 


ਪਹਿਲਾਂ _“ਹਸਤਿਯਰਿ _ਧੂਨਨੀ” (ਹਾਥੀ _ਦੇ _ਵੈਰੀ ਸ਼ੇਰ _ਦੀ ਆਵਾਜ਼ _ਵਾਲੀ _ ਸੈਨਾ) 
ਕਹਿ ਕੇ ਫਿਰ 'ਰਿਪੁ ਅਰਿ” ਪਦ ਕਥਨ ਕਰੋ। (ਇਹ) ਨਾਮ ਤੁਪਕ _ਦਾ ਹੋ ਜਾਵੇਗਾ। 
ਚਤੁਰ ਵਿਅਕਤੀ ਮਨ _ ਵਿਚ _ ਵਿਚਾਰ _ਕਰ _ ਲੈਣ।੫੯0। ਪਹਿਲਾਂ _ “ਹਰਿਨਿਅਰਿ” _(ਹਿਰਨੀ 
ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ” ਪਦ ਜੋੜ ਦਿਓ। (ਇਹ) 


੮ 


ਤੁਪਕ _ਦਾ _ਨਾਮ _ਹੋ _ਜਾਵੇਗਾ। _ਸੂਝਵਾਨੋ! ਸਮਝ _ਲਵੋ।੫੯੧। 

ਪਹਿਲਾਂ _“ਕਰਨਿਯਰਿ _ਧੂਨਨੀ” (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ 
ਕੇ ਅੰਤ ਤੇ 'ਰਿਪੁ” ਪਦ ਜੋੜੋ। (ਇਹ) ਤੁਪਕ ਦਾ ਨਾਮ ਹੋਂ ਜਾਵੇਗਾ। _ਚਤੁਰ ਲੋਗੋ ! ਮਨ 
ਵਿਚ _ਧਾਰਨ _ਕਰ _ਲਵੋਂ।੫੯੨। _ਪਹਿਲਾਂ _“ਬਰਿਯਰਿ ਧ੍ਹਨਨੀ` ਕਹਿ ਕੇ ਫਿਰ 'ਰਿਪੁ ਅਰਿ” 
ਸਬਦ _ਉਚਾਰੋ। _(ਇਹ) ਤੁਪਕ _ਦਾ ਨਾਮ ਹੋ ਜਾਂਦਾ ਹੈ। ਕਵੀ ਲੋਕ ਵਿਚਾਰ _ਕਰ 


ਪਹਿਲਾਂ _'ਦੰਤੀਯਰਿ ਧੂਨਨੀ” (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ _ਵਾਲੀ ਸੈਨਾ) ਕਹਿ 
ਕੇ (ਫਿਰ) 'ਰਿਪੁ ਅਰਿ” ਪਦ ਜੋੜੋ। (ਇਹ) ਤੁਪਕ ਦਾ ਨਾਮ _ਬਣ _ਜਾਵੇਗਾ। ਚਤੁਰ ਲੋਗੋ! 
ਮਨ _ਵਿਚ ਸੋਚ _ਲਵੋ।੫੯੪। ਪਹਿਲਾਂ _'ਦ੍ਰਿਪਿ _ਰਿਪੁ _ਧੂਨਨੀ” (ਹਾਥੀ ਦੇ ਵੈਰੀ ਸ਼ੇਰ ਦੀ 
ਆਵਾਜ਼ ਕਰਨ ਵਾਲੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ” ਕਥਨ ਕਰੋ। (ਇਹ) ਤੁਪਕ 
ਦਾ _ਨਾਮ _ਹੋ ਜਾਏਗਾ। _ ਕਵੀ _ ਜਨ _ ਸਮਝ _ ਲੈਣ।੫੯੫। 

ਪਹਿਲਾਂ _“ਪਦਮਿਯਰਿ” (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ 'ਰਿਪੁ ਅਰਿ” ਸ਼ਬਦ 
ਦਾ ਕਥਨ _ਕਰੋਂ। (ਇਹ) ਨਾਮ ਤੁਪਕ _ਦਾ ਹੋ ਜਾਏਗਾ। _ਸੁਜਾਨ ਲੋਗ _ਸਮਝ _ਲੈਣ।੫੯੬। 
ਪਹਿਲਾਂ _“ਬਲਿਯਰਿ” (ਹਾਥੀ _ਦਾ ਵੈਰੀ ਸ਼ੇਰ) ਪਹਿਲਾਂ ਕਹਿ ਕੇ, ਫਿਰ 'ਰਿਪੁ” ਪਦ ਕਹਿ 
ਦਿਓ। (ਇਹ) ਤੁਪਕ _ਦਾ _ਨਾਮ _ਹੋ ਜਾਏਗਾ। _ ਪੁਬੀਨੋ, _ਸਮਝ _ਲਵੋਂ।੫੯੭। 

ਪਹਿਲਾਂ _“ਇੰਭਿਅਰਿ _ਧੂਨਨੀ” (ਹਾਥੀ ਦੇ ਵੈਰੀ ਸ਼ੇਰ _ਦੀ ਧੁਨੀ ਵਾਲੀ ਸੈਨਾ) _ਕਹਿ 
ਕੇ ਫਿਰ 'ਰਿਪੁ ਅਰਿ?” ਪਦ ਕਹਿ ਦਿਓ। (ਇਹ) ਨਾਮ ਤੁਪਕ ਦਾ ਹੋ ਜਾਏਗਾ। _ਸਮਝਦਾਰੋ! 
ਸਮਝ _ਲਵੋ।੫੯੮। ਪਹਿਲਾਂ _'ਕੁੰਭਿਯਰਿ ਨਾਦਨਿ” (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ 
ਸੈਨਾ) ਕਹਿ ਕੇ (ਫਿਰ) 'ਰਿਪੁ ਖਿਪ” ਪਦ ਜੋੜ _ਦਿਓ। ਇਹ ਨਾਮ ਤੁਪਕ _ਦਾ ਹੋਵੇਗਾ। 
ਪ੍ਰਬੀਨੋ! ਸਮਝ _ਲਵੋਂ।੫੯੯। 


੪੮0 


ਸੀ _ਦਸਮ-ਗ੍ਰੰਥ _ਸਾਹਿਬ 


ਕੁੰਜਰਿਯਰਿ ਆਦਿ _ਉਚਾਰਿ ਕੈ ਰਿਪੁ ਪੁਨਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸੰਭਾਰ। ੬00। 
ਪਤ੍ਰਿਯਰਿ ਅਰਿ ਧੂਨਨੀ ਉਚਰਿ ਰਿਪੁ ਪੁਨਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬0੧। 


ਤਰੁਰਿਪੁ ਅਰਿ ਧੂਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ _ਨਿਧਾਨ। ੬0੨। 
ਸਊਡਿਯਾਂਤਕ ਧ੍ਰਨਨਿ _ਉਚਰਿ _ਰਿਪੁ _ਅਰਿ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੬0੩। 


ਹਯਨਿਅਰਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੬0੪। 


ਹਯਨਿਅਰਿ _ਧੂਨਨੀ ਆਦਿ ਕਹਿ _ਰਿਪੁ ਪਦ ਬਹੁਰਿ _ਬਖਾਨ। 


ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੬0੫। 


ਹਯਨਿਯਾਂਤਕ _ਧੂਨਨੀ ਉਚਰਿ _ਰਿਪੁ _ਪਦ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੬0੬। 
ਅਸੁਅਰਿ ਧੂਨਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ _ਚੀਨ। ੬0੭। 


ਤੁਰਯਾਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ। ੬0੮। 
ਤੁਰੈਗਰਿ ਧੂਨਨੀ ਆਦਿ ਕਹਿ ਰਿਪੁ ਪੁਨਿ ਪਦ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬0੯। 


ਘੋਰਾਂਤਕਨੀ ਆਦਿ ਕਹਿ _ਰਿਪੁ ਪਦ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ। ੬੧0। 
ਬਾਜਾਂਤਕਨੀ ਆਦਿ ਕਹਿ _ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ _ਨਿਰਧਾਰ। _੬੧੧। 


ਬਾਹਨਾਂਤਕੀ ਆਦਿ ਕਹਿ ਪੁਨਿ ਰਿਪੁ ਨਾਦਨਿ ਭਾਖੁ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤ ਰਾਖੁ। ੬੧੨। 
ਸੂਰਜਜ _ਅਰਿ ਧੂਨਨੀ ਉਚਰਿ _ਰਿਪੁ ਪਦ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੬੧੩। 


ਸਸੜ _ਨਾਮ _ ਮਾਲਾ ੪੮੧ 


ਪਹਿਲਾ _“ਕੁੰਜਰਯਰਿ” (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ ਅੰਤ ਉਤੇ 'ਰਿਪੁ” 
ਕਹਿ _ਦਿਓ। (ਇਹ) ਨਾਮ ਤੁਪਕ _ਦਾ ਹੋ ਜਾਏਗਾ। _ਸੁਮਤਿ ਵਾਲੇ ਵਿਚਾਰ _ਕਰ 
ਲੈਣ।੬00। (ਪਹਿਲਾਂ) 'ਪਤ੍ਰਿਯਰਿ _ਅਰਿ ਧ੍ਹਨਨੀ” (ਪੱਤਰਾਂ ਨੂੰ ਤੋੜਨ _ਵਾਲੇ ਹਾਥੀ ਦੇ ਵੈਰੀ 
ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਉਚਾਰ ਕੇ ਫਿਰ 'ਰਿਪੁ” ਪਦ ਜੋੜੋ। (ਇਹ) ਤੁਪਕ 
ਦਾ ਨਾਮ _ਬਣ _ ਜਾਂਦਾ _ਹੈ। _ਪ੍ਰਬੀਨੋ! _ ਸਮਝ _ਲਵੋ।੬0੧। 

(ਪਹਿਲਾਂ) 'ਤਰੁ _ਰਿਪੁ ਅਰਿ ਧਨੀ” (ਦਰਖਤਾਂ ਦੇ ਵੈਰੀ ਹਾਥੀ ਦੇ ਵੈਰੀ ਸ਼ੇਰ ਦੀ 
ਧੁਨੀ ਕਰਨ _ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ” ਪਦ ਜੋੜੋ। ਇਹ ਨਾਮ ਤੁਪਕ ਦਾ ਹੋ 
ਜਾਵੇਗਾ। _ਚਤੁਰੋ! ਸਮਝ _ਲਵੋ।੬0੨। _ (ਪਹਿਲਾਂ) _'ਸਉਡਿਯਾਂਤਕ _ਧੂਨਨੀ” _(ਹਾਥੀ _ਦਾ _ਅੰਤ 
ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ” ਸ਼ਬਦ ਦਾ _ਕਥਨ 
ਕਰੋ। _(ਇਹ) ਤੁਪਕ _ਦਾ ਨਾਮ _ਹੋ_ਜਾਂਦਾ _ਹੈ। _ਮਤੀਵਾਨੋ! ਸਮਝ _ਲਵੋ।੬0੩। 

ਪਹਿਲਾਂ _“ਹਯਨਿਅਰਿ” (ਘੋੜਿਆਂ ਦੇ ਵੈਰੀ ਸ਼ੇਰ) ਪਦ ਕਹਿ ਕੇ ਅੰਤ ਵਿਚ 'ਰਿਪੁ 
ਅਰਿ? _ ਸ਼ਬਦ _ਜੋੜੋ। (ਇਹ) ਤੁਪਕ _ਦਾ ਨਾਮ _ਬਣਦਾ _ਹੈ। ਕਵੀ ਜਨੋ! ਵਿਚਾਰ 
ਲਵੋਂ।੬0੪। _ ਪਹਿਲਾਂ _“ਹਯਨਿਅਰਿ _ਧੂਨਨੀ” (ਘੋੜਿਆਂ ਦੇ _ਵੈਰੀ ਸ਼ੇਰ _ਦੀ ਆਵਾਜ਼ _ਵਾਲੀ 
ਸੈਨਾ) ਕਹਿ ਕੇ, ਫਿਰ 'ਰਿਪੁ” ਪਦ ਕਹੋ। (ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁਧੀਮਾਨੋ! 
ਵਿਚਾਰ _ਲਵੇਂ।੬0੫। 

(ਪਹਿਲਾਂ) _“ਹਯਨਿਯਾਂਤਕ _ਧੂਨਨੀ” _ (ਘੋੜਿਆਂ _ਦਾ _ਨਾਸ਼ _ਕਰਨ _ਵਾਲੇ ਸ਼ੇਰ _ਦੀ 
ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ” ਸ਼ਬਦ ਕਥਨ _ਕਰੋ। (ਇਹ) ਤੁਪਕ ਦਾ ਨਾਮ 
ਬਣ ਜਾਂਦਾ _ਹੈ। _ਸੁਜਾਨੋ! ਸਮਝ _ਲਵੋ।੬0੬। _ਪਹਿਲਾਂ _“ਅਸੁਅਰਿ _ਧੂਨਨੀ” (ਘੋੜਿਆਂ ਦੇ 
ਵੈਰੀ ਸ਼ੇਰ ਦੀ ਆਵਾਜ਼ _ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ” ਪਦ ਜੋੜੋ। _(ਇਹ) 
ਤੁਪਕ _ਦਾ ਨਾਮ _ਬਣ _ ਜਾਂਦਾ _ਹੈ। ਸੁਘੜ _ਜਨੋ! ਸੋਚ _ ਲਵੋ।੬07। 

ਪਹਿਲਾਂ _'ਤੁਰਯਾਰਿ ਨਾਦਨਿ” (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ _ਵਾਲੀ ਸੈਨਾ) 
ਕਹਿ ਕੇ (ਫਿਰ) ਅੰਤ ਉਤੇ “ਰਿਪੁ ਅਰਿ” ਸ਼ਬਦ ਕਹੋ। (ਇਹ) ਤੁਪਕ ਦਾ ਨਾਮ ਬਣ ਜਾਂਦਾ 
ਹੈ। _ਵਿਦਵਾਨੋ! ਵਿਚਾਰ _ਕਰ _ ਲਵੋ।੬0੮। _ ਪਹਿਲਾਂ _ 'ਤੁਰੰਗਰਿ ਧਨੀ” _(ਘੋੜੇ _ਦੇ _ਵੈਰੀ 
ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ” ਪਦ ਜੋੜੋ। (ਇਹ) ਤੁਪਕ ਦਾ ਨਾਮ 
ਬਣ _ ਜਾਂਦਾ _ਹੈ। _ਪੂਬੀਨੋ _ਸਮਝ _ ਲਵੋ।੬0੯। 

ਪਹਿਲਾਂ _'ਘੋਰਾਂਤਕਨੀ” (ਘੋੜੇ ਦਾ ਅੰਤ ਕਰਨ ਵਾਲੀ ਸ਼ੇਰਨੀ) ਕਹਿ ਕੇ 'ਰਿਪੁ” ਪਦ 
ਅੰਤ _ਉਤੇ _ਜੋੜੋਂ। _(ਇਹ) ਤੁਪਕ _ਦਾ ਨਾਮ _ਬਣ _ ਜਾਂਦਾ _ਹੈ। _ਸਿਆਣਿਓ! _ ਸਮਝ 
ਲਵੋ।੬੧0। _ ਪਹਿਲਾ _ “ਬਾਜਾਂਤਕਨੀ” (ਘੋੜੇ _ਦਾ _ਅੰਤ _ਕਰਨ _ ਵਾਲੀ) ਕਹਿ ਕੇ (ਫਿਰ) 
ਅੰਤ ਤੇ __'ਰਿਪੁ ਅਰਿ” ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗੋ! 
ਚੰਗੀ _ਤਰ੍ਹਾਂ ਸਮਝ _ਲਵੋ।੬੧੧। 

ਪਹਿਲਾਂ _“ਬਾਹਨਾਂਤਕੀ” (ਵਾਹਨਾਂ ਦਾ ਅੰਤ ਕਰਨ ਵਾਲੀ) ਕਹਿ ਕੇ, ਫਿਰ 'ਰਿਪੁ 
ਨਾਦਨਿ” _ਕਥਨ _ਕਰੋ। _(ਇਹ) ਤੁਪਕ _ਦਾ _ਨਾਮ _ਬਣਦਾ _ਹੈ। _ਸਮਝਦਾਰੋ! ਚਿਤ _ਵਿਚ 
ਰਖ _ ਲਵੋ।੬੧੨। _ ਪਹਿਲਾਂ _'ਸੂਰਜਜ _ਅਰਿ _ਧੂਨਨੀ” (ਘੋੜੇ _ਦੇ _ਵੈਰੀ _ਦੀ ਧੁਨੀ _ਕਰਨ 
ਵਾਲੀ) ਕਹਿ ਕੇ ਮਗਰੋ _'ਰਿਪੁ” ਪਦ ਦਾ ਕਥਨ _ਕਰੋ। _(ਇਹ) ਤੁਪਕ _ਦਾ ਨਾਮ 
ਬਣਦਾ _ਹੈ। _ ਬੁੱਧੀਮਾਨੋ! ਸੋਚ _ਲਵੋਂ।੬੧੩। 


੪੮੨ 


ਸੀ _ਦਸਮ-ਗ੍ੰਥ _ਸਾਹਿਬ 


ਬਾਜ _ਅਰਿ ਧੂਨਨੀ ਆਦਿ ਕਹਿ ਅੰਤ੍ਯਾਂਤਕ ਪਦ _ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੧੪। 
ਸਿੰਧੁਰਰਿ ਪੁਥਮ ਉਚਾਰਿ ਕੈ ਰਿਪੁ ਪਦ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੧੫। 


ਬਾਹਨਿ _ਨਾਦਿਨ ਆਦਿ ਕਹਿ ਰਿਪੁ ਪਦ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ _ਧਾਰਿ। ੬੧੬। 
ਤੁਰੰਗਰਿ ਆਦਿ _ਬਖਾਨਿ ਕੈ ਧ੍ਹਨਨੀ ਬਹੁਰਿ _ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੬੧੭। 
ਅਰਬਯਰਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ _ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸਵਾਰਿ। ੬੧੮। 
ਤੁਰੰਗਰਿ ਧੂਨਨੀ ਆਦਿ ਕਹਿ ਰਿਪੁ ਅਰਿ ਪੁਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੧੯। 
ਕਿੰਕਨ ਅਰਿ ਧੂਨਨੀ ਉਚਰਿ ਰਿਪੁ ਪਦ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੬੨0। 
ਘੁਰਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ _ਧਾਰ। ੬੨੧ 


ਮ੍ਰਿਗ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੬੨੨। 
ਸਿੰਗੀ ਅਰਿ ਧੂਨਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ `ਚੀਨਿ ਚਤੁਰ ਨਿਰਧਾਰ। ੬੨੩। 
ਮ੍ਰਿਗੀ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸਵਾਰਿ। ੬੨੪। 
ਤ੍ਰਿਣ ਅਰਿ ਨਾਦਨਿ ਉਚਰਿ ਕੈ ਰਿਪੁ ਪਦ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ। ੬੨੫। 


ਭੂਚਰਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਵਾਰ।੬੨੬। 
ਸੁਭਟ ਆਦਿ ਸਬਦ _ਉਚਰਿ ਕੈ ਅੰਤਿ ਸਤ੍ਰ ਪਦ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸੁ _ਚੀਨ। ੬੨੭। 
ਆਦਿ ਸਤਰ ਸਬਦ _ਉਚਰਿ ਕੈ ਅੰਤ੍ਯਾਂਤਕ ਪਦ ਭਾਖੁ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ _ਰਾਖੁ। ੬੨੮। 
ਸਤ੍ਹ ਆਦਿ ਸਬਦ _ਉਚਰੀਐ _ਸੂਲਨਿ ਅੰਤਿ _ਉਚਾਰ। 

ਨਾਮ ਤੁਪਕ ਕੇ ਹੋਤ ਹੈ _ਚੀਨਿ ਚਤੁਰ _ਨਿਰਧਾਰ। ੬੨੯। 


ਸਸੜ ਨਾਮ ਮਾਲਾ ੪੮੩ 


ਪਹਿਲਾਂ “ਬਾਜ _ਅਰਿ _ਧ੍ਹੂਨਨੀ” (ਘੋੜੇ ਦੇ ਦੁਸ਼ਮਣ ਸ਼ੇਰ _ਦੀ _ਧੁਨੀ _ਕਰਨ _ਵਾਲੀ) 
ਕਹਿ ਕੇ ਫਿਰ ਅੰਤ ਤੇ _'ਅੰਤਕ” _ਪਦ ਜੋੜੋ। _(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। 
ਸਮਝਦਾਰੋ! ਵਿਚਾਰ _ਲਵੋਂ।੬੧੪। ਪਹਿਲਾਂ 'ਸਿੰਧੁਰਰਿ” (ਹਾਥੀ ਦਾ ਵੈਰੀ ਸ਼ੇਰ) ਸ਼ਬਦ _ਕਹਿ 
ਕੇ, ਅੰਤ ਉਤੇ _'ਰਿਪੁ” ਦਾ ਉਚਾਰਨ _ਕਰੋਂ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! 
ਨਿਸਚੈ _ਕਰ _ਲਵੋ।੬੧੫। 

ਪਹਿਲਾਂ _“ਬਾਹਨਿ _ਨਾਦਨਿ” ਕਹਿ ਕੇ, ਫਿਰ 'ਰਿਪੁ” ਸ਼ਬਦ ਕਹੋ। (ਇਹ) ਤੁਪਕ ਦਾ 
ਨਾਮ _ਬਣਦਾ _ਹੈ। ਸੂਝਵਾਨ ਵਿਚਾਰ _ਕਰ _ ਲੈਣ।੬੧੬। ਪਹਿਲਾਂ _'ਤੁਰੰਗਰਿ” _(ਘੋੜੇ _ਦਾ 
ਵੈਰੀ ਸ਼ੇਰ) ਕਹਿ ਕੇ ਫਿਰ 'ਧ੍ਹਨਨੀ'` ਸ਼ਬਦ _ਉਚਾਰਨ _ਕਰੋ। _(ਇਹ) ਤੁਪਕ _ਦਾ _ਨਾਮ 
ਬਣੇਗਾ। _ਕਵੀ ਜਨੋ! ਸੁਧਾਰ ਲਵੋ ।੬੧੭। 

ਪਹਿਲਾਂ _'ਅਰਬਯਰਿ” (ਅਰਬੀ ਘੋੜੇ _ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ ਫਿਰ 'ਰਿਪੁ 
ਅਰਿ” _ਦਾ ਉਚਾਰਨ _ਕਰੋ। _(ਇਹ) ਤੁਪਕ _ਦਾ ਨਾਮ _ਹੋਵੇਗਾ। _ਕਵੀ _ਲੋਗ _ਵਿਚਾਰ 
ਲੈਣ।੬੧੮। ਪਹਿਲਾਂ _'ਤੁਰੰਗਰਿ ਧਨੀ” ਕਹਿ ਕੇ, ਫਿਰ 'ਰਿਪੁ _ਅਰਿ” ਪਦ ਜੋੜੋ। (ਇਹ) 
ਤੁਪਕ ਦਾ ਨਾਮ _ਬਣ _ਜਾਏਗਾ। _ ਸਮਝਦਾਰੋ! ਵਿਚਾਰ _ਲਵੋ।੬੧੯। 

(ਪਹਿਲਾਂ) _'ਕਿੰਕਨ _ਅਰਿ _ਧੂਨਨੀ'” (ਘੋੜੇ ਦੇ ਵੈਰੀ ਸ਼ੇਰ _ਦੀ ਧੁਨੀ _ਵਾਲੀ) _ਉਚਾਰ 
ਕੇ ਫਿਰ 'ਰਿਪੁ” ਪਦ ਉਚਾਰੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਜਨੋ! ਵਿਚਾਰ 
ਲਵੋ।੬੨0। ਪਹਿਲਾਂ _'ਘੁਰਅਰਿ _ਨਾਦਨਿ” (ਘੋੜੇ _ਦੇ ਵੈਰੀ ਸ਼ੇਰ _ਦੀ ਧੁਨੀ _ਕਰਨ _ਵਾਲੀ) 
ਕਹਿ ਕੇ ਫਿਰ 'ਰਿਪੁ ਅਰਿ” ਸ਼ਬਦ ਅੰਤ ਉਤੇ ਕਥਨ ਕਰੋਂ। (ਇਹ) ਤੁਪਕ ਦਾ ਨਾਮ ਹੋ 
ਜਾਏਗਾ। _ ਸੂਝਵਾਨ _ਮਨ _ਵਿਚ _ਸੋਚ _ਲੈਣ।੬੨੧। 

ਪਹਿਲਾਂ “ਮ੍ਰਿਗ _ਅਰਿ _ਨਾਦਨਿ” ਕਹਿ ਕੇ ਔਤ ਉਤੇ _'ਰਿਪੁ ਅਰਿ” ਕਹਿ ਦਿਓ। 
(ਇਹ) ਤੁਪਕ _ਦਾ _ਨਾਮ _ਬਣ _ਜਾਏਗਾ। _ਕਵੀ ਜਨ _ ਵਿਚਾਰ _ਕਰ _ ਲੈਣ।੬੨੨। _ ਪਹਿਲਾਂ 
'ਸਿੰਗੀ ਅਰਿ ਧੂਨਨੀ”' ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ” ਦਾ ਉਚਾਰਨ ਕਰੋ। (ਇਹ) 
ਨਾਮ _ਤੁਪਕ _ਦਾ _ ਬਣੇਗਾ। _ ਸੂਝਵਾਨ ਵਿਚਾਰ _ਕਰ _ ਲੈਣ।੬੨੩। 

ਪਹਿਲਾਂ _'ਮਿਿਗੀ _ਅਰਿ _ਨਾਦਨਿ` ਕਹਿ ਕੇ ਅੰਤ ਉਤੇ 'ਰਿਪੁ ਅਰਿ” ਕਹਿ ਦਿਓ। 
(ਇਹ) ਤੁਪਕ _ਦਾ ਨਾਮ _ਹੋ ਜਾਵੇਗਾ। _ਕਵੀ ਜਨੋ! ਵਿਚਾਰ _ਲਵੋ।੬੨੪। _ (ਪਹਿਲਾਂ) 
'ਤ੍ਰਿਣ ਅਰਿ _ਨਾਦਨਿ” (ਹਿਰਨ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਕਹਿ ਕੇ ਫਿਰ 'ਰਿਪੁ? 
ਸ਼ਬਦ _ਕਥਨ _ਕਰੋ। _(ਇਹ) ਤੁਪਕ _ਦਾ _ਨਾਮ _ਹੋ__ਜਾਂਦਾ _ਹੈ। ਚਤੁਰ ਵਿਅਕਤੀ _ਸਮਝ 
ਲੰਣ।੬੨੫। 

ਪਹਿਲਾਂ _'ਭੂਚਰਿ” (ਭੂਮੀ ਉਤੇ _ਚਲਣ _ਵਾਲੇ ਮ੍ਰਿਗ ਆਦਿ ਪਸ਼ੂ) ਕਹਿ ਕੇ ਫਿਰ 
'ਰਿਪੁ _ਅਰਿ” ਪਦ ਅੰਤ ਉਤੇ ਜੋੜੋ। (ਇਹ) ਤੁਪਕ ਦਾ ਨਾਮ _ਬਣਦਾ ਹੈ। ਸੂਝਵਾਨ ਸੈਵਾਰ 
ਲੈਣ।੬੨੬। ਪਹਿਲਾ _'ਸੁਭਟ” ਸ਼ਬਦ _ਕਹਿ _ਕੇ ਅੰਤ ਉਤੇ 'ਸਤ੍ਰ` ਪਦ ਜੋੜੋ। (ਇਹ) ਨਾਮ 
ਤੁਪਕ _ਦਾ ਹੋ ਜਾਵੇਗਾ। _ ਸੂਝਵਾਨ _ਸਮਝ _ ਲੈਣ।੬੨੭। _ 


ਪਹਿਲਾਂ _'ਸਤ੍ਰ' ਸ਼ਬਦ ਦਾ ਉਚਾਰਨ ਕਰ ਕੇ, ਅੰਤ ਉਤੇ 'ਅੰਤਕ” ਪਦ _ਕਥਨ _ਕਰੋਂ। 
(ਇਹ) ਨਾਮ _ ਤੁਪਕ _ਦਾ ਹੋ ਜਾਵੇਗਾ। _ ਬੁੱਧੀਮਾਨ ਮਨ _ ਵਿਚ _ਵਿਚਾਰ _ਕਰ _ ਲੈਣ।੬੨੮। 
ਪਹਿਲਾਂ _'ਸਤ੍ਰ` ਸ਼ਬਦ _ਉਚਾਰ _ਕੇ, _ਅੰਤ _ਉਤੇ _'ਸੂਲਨਿ” ਪਦ _ਕਹੋ। (ਇਹ) ਨਾਮ ਤੁਪਕ 


ਦਾ _ਹੋ ਜਾਵੇਗਾ। _ਵਿਚਾਰਵਾਨ _ਸੋਚ _ ਲੈਣ।੬੨੯। 


੪੮੪ 


ਸੀ _ਦਸਮ-ਗ੍ਰੰਥ _ਸਾਹਿਬ 


ਆਦਿ ਜੁਧਨੀ ਭਾਖੀਐ _ਅੰਤਕਨੀ ਪਦ _ਭਾਖੁ। 

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੬੩0। 
ਬਰਮ ਆਦਿ ਸਬਦ _ਉਚਰਿ ਕੈ ਬੇਧਨਿ ਅੰਤਿ ਉਚਾਰ। 

ਬਰਮ _ਬੇਧਨਿ ਤੁਪਕ ਕੋ ਲੀਜਹੁ ਨਾਮ ਸੁ _ਧਾਰ। ੬੩੧। 
ਚਰਮ ਆਦਿ ਪਦ ਭਾਖਿ ਕੈ ਘਾਇਨਿ ਪਦ ਕੈ ਦੀਨ। 

ਚਰਮ _ਘਾਇਨੀ ਤੁਪਕ ਕੇ ਨਾਮ ਲੀਜੀਅਹੁ _ਚੀਨ। ੬੩੨। 
ਦੂਜਨ ਆਦਿ ਸਬਦ _ਉਚਰਿ ਕੈ _ਭਛਨੀ ਅੰਤਿ ਉਚਾਰ। 
ਦੂਜਨ _ਭਛਨੀ ਤੁਪਕ ਕੋ ਲੀਜਹੁ ਨਾਮ ਸੁ _ਧਾਰ। ੬੩੩। 


੍‌ 


ਖਲ ਪਦ ਆਦਿ ਬਖਾਨਿ ਕੈ ਹਾ ਪਦ ਪੁਨਿ ਕੈ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। ੬੩੪। 
ਦੁਸਟਨ ਆਦਿ _ਉਚਾਰਿ ਕੈ _ਰਿਪੁਣੀ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੇਹੁ ਪੁਬੀਨ ਪਛਾਨ। ੬੩੫। 
ਰਿਪੁਣੀ ਆਦਿ _ਉਚਾਰਿ ਕੈ _`ਖਿਪਣੀ ਬਹੁਰਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸਯਾਨ। ੬੩੬। 
ਨਾਲ _ਸੈਫਨੀ ਤੁਪਕ _ਭਨਿ _ਜਬਰਜੰਗ _ਹਥ _ਨਾਲ। 


ਸੁਤਰ ਨਾਲ ਘੁੜ ਨਾਲ _ਭਨਿ _ਚੂਰਣਿ ਪੁਨਿ ਪਰ _ਜੁਆਲ। ੬੩੭। 


ਜੁਆਲ ਆਦਿ _ਸਬਦੁਚਰਿ ਕੈ _ਧਰਣੀ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ। ੬੩੮। 
ਅਨਲੁ ਆਦਿ _ਸਬਦੁਚਰਿ ਕੈ ਛੋਡਣਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੬੩੯। 
ਜੁਆਲਾ _`ਬਮਨੀ ਆਦਿ ਕਹਿ ਮਨ ਮੈ ਸੁਘਰ ਬਿਚਾਰ। 
ਨਾਮ ਤੁਪਕ ਕੇ ਹੋਤ ਹੈ ਜਾਨਿ ਚਤੁਰ ਨਿਰਧਾਰ। ੬੪0। 
ਘਨ _ਪਦ ਆਦਿ _ਬਖਾਨਿ ਕੈ ਧੂਨਨੀ ਅੰਤਿ _ਉਚਾਰ। 

ਨਾਮ ਤੁਪਕ ਕੇ ਹੋਤ ਹੈ _ਚੀਨਹੁ ਚਤੁਰ ਅਪਾਰ। ੬੪੧। 
ਘਨ ਪਦ ਆਦਿ ਉਚਾਰਿ ਕੈ ਨਾਦਨਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ _ਚੀਨਿ ਚਤੁਰ ਨਿਰਧਾਰ। ੬੪੨। 
ਬਾਰਿਦ ਆਦਿ _ਬਖਾਨਿ ਕੈ ਸਬਦਨਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੪੩। 
ਮੋਘਨ ਧ੍ੂਨਨੀ ਆਦਿ ਕਹਿ _ਰਿਪੁ ਅਰਿ ਬਹੁਰਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੬੪੪। 
ਮੇਘਨ _ਸਬਦਨੀ _ਬਕਤ੍ਰ _ਤੇ _ਪੁਥਮੈ ਸਬਦ _ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਵਾਰ। ੬੪੫। 
ਗੋਲਾ ਆਦਿ ਉਚਾਰਿ ਕੈ ਆਲਯ _ਅੰਤ _ਉਚਾਰ। 

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੪੬। 


ਸਸੜ ਨਾਮ ਮਾਲਾ ੪੮੫ 


ਪਹਿਲਾਂ _'ਜੁਧਨੀ” ਸ਼ਬਦ _ਕਹਿ ਕੇ, (ਫਿਰ) 'ਅੰਤਕਨੀ” ਪਦ ਕਹੋ। _(ਇਹ) ਤੁਪਕ 
ਦਾ ਨਾਮ _ਬਣ _ਜਾਵੇਗਾ। _ ਸਮਝਦਾਰ _ਲੋਕ _ਜਾਣ _ ਲੈਣ।੬੩0। ਪਹਿਲਾ _ “ਬਰਮ” _ (ਕਵਚ) 
ਸ਼ਬਦ ਕਹਿ ਕੇ ਅੰਤ ਉਤੇ _“ਬੇਧਨਿ” ਪਦ ਕਥਨ _ਕਰੋ। (ਇਸ ਤਰ੍ਹਾਂ) _“ਬਰਮ _ਬੇਧਨੀ” ਨਾਮ 
ਤੁਪਕ _ਦਾ _ਬਣ _ਜਾਵੇਗਾ। _ਇਹ ਵਿਚਾਰ _ਲਵੋ।੬੩੧। 

ਪਹਿਲਾ _'ਚਰਮ” (ਢਾਲ) ਪਦ ਕਹਿ ਕੇ, ਫਿਰ 'ਘਾਇਨਿ” ਪਦ ਜੋੜ ਦਿਓ। (ਇਸ 
ਤਰ੍ਹਾਂ) _“ਚਰਮ _ਘਾਇਨੀ” ਤੁਪਕ _ਦਾ _ਨਾਮ _ਬਣ _ਜਾਏਗਾ। _ਇੰਜ _ਸਮਝ _ ਲੈਣਾ ਚਾਹੀਦਾ 
ਹੈ।੬੩੨। ਪਹਿਲਾਂ _'ਦੁਜਨ” ਸ਼ਬਦ ਕਹਿ ਕੇ, ਅੰਤ ਉਤੇ _'ਭਛਨੀ” ਪਦ ਉਚਾਰ ਲਵੋ। (ਇਸ 
ਤਰ੍ਹਾਂ) 'ਦੂਜਨ _ਭਛਨੀ” ਤੁਪਕ _ਦਾ _ਨਾਮ _ਬਣ _ਜਾਏਗਾ। _ ਪੂਬੀਨੋ ਸਮਝ _ ਲਵੋ।੬੩੩। 

ਪਹਿਲਾਂ “ਖਲ” ਪਦ ਦਾ ਬਖਾਨ ਕਰੋ, _ਫਿਰ “ਹਾ? ਪਦ ਜੋੜੋ। (ਇਹ) ਤੁਪਕ ਦਾ 
ਨਾਮ _ ਹੁੰਦਾ _ਹੈ। _ਸਾਰੇ _ਪੁਬੀਨੋ, _ਸਮਝ _ਲਵੋਂ।੬੩੪। ਪਹਿਲਾਂ _'ਦੁਸਟਨ” ਸ਼ਬਦ ਕਹਿ ਕੇ, 
ਅੰਤ _ਉਤੇ _'ਰਿਪੁਣੀ” ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। _ਪੁਬੀਨੋ, _ਵਿਚਾਰ _ਕਰ 
ਲਵੇ ।੬੩੫। 

ਪਹਿਲਾਂ 'ਰਿਪੁਣੀ” ਸ਼ਬਦ ਕਹਿ ਕੇ, ਫਿਰ “ਖਿਪਣੀ”` ਪਦ ਕਥਨ ਕਰੋਂ। (ਇਹ) ਤੁਪਕ 
ਦਾ ਨਾਮ _ਹੋਵੇਗਾ। _ਸਿਆਣੇ ਲੋਗ _ਸਮਝ _ਲੈਣ।੬੩੬। ਨਾਲ, _ਸੈਫਨੀ, ਤੁਪਕ, _ਜਬਰ _ਜੰਗ, 
ਹਥ ਨਾਲ, _ ਸ਼ੁਤਰ-ਨਾਲ, _ਘੁੜ-ਨਾਲ, _ਚੂਰਣਿ ਅਤੇ _ਫਿਰ _ਪਰ-ਜੁਆਲ _ਕਹੋ। _(ਇਹ ਤੁਪਕ 
ਦੇ ਨਾਮ _ ਹਨ)।੬੩੭। 

ਪਹਿਲਾਂ _'ਜੁਆਲ” ਸ਼ਬਦ _ਉਚਾਰ ਕੇ, _ਅੰਤ _ਉਤੇ _“ਧਰਣੀ” (ਧਾਰਨ ਕਰਨ _ਵਾਲੀ) 
ਉਚਾਰੋ। _(ਇਹ) ਨਾਮ _ਤੁਪਕ _ਦਾ ਹੋ ਜਾਂਦਾ _ਹੈ। _ਬੁੱਧੀਮਾਨ ਸੋਚ _ਲੈਣ।੬੩੮। _ ਪਹਿਲਾਂ 
'ਅਨਲੁ” (ਅਗਨੀ) ਸ਼ਬਦ ਉਚਾਰ _ਕੇ, (ਫਿਰ) ਅੰਤ ਉਤੇ _'ਛੋਡਣਿ” ਕਥਨ _ਕਰੋ। _(ਇਹ) 
ਨਾਮ _ ਤੁਪਕ _ਦਾ _ਹੈ। ਸਮਝਦਾਰ _ ਵਿਚਾਰ _ਲੈਣ।੬੩੯। 

ਪਹਿਲਾਂ _'ਜੁਆਲਾ _ਬਮਨੀ” _(ਅੱਗ _ਉਗਲਣ ਵਾਲੀ) ਕਹਿ ਕੇ, ਮਨ ਵਿਚ ਸੁਘੜ 
ਜਨੋ! ਵਿਚਾਰ ਕਰ _ਲਵੋਂ, (ਇਹ) ਨਾਮ ਤੁਪਕ _ਦਾ ਹੋ ਜਾਂਦਾ ਹੈ। ਚਿਤ ਵਿਚ ਨਿਸਚਿਤ 
ਕਰ _ਲਵੋ।੬੪80। ਪਹਿਲਾਂ _'ਘਨ” (ਬਦਲ) _ਸ਼ਬਦ _ਕਥਨ _ਕਰ ਕੇ, ਫਿਰ ਅੰਤ ਤੇ 'ਧੂਨਨੀ” 
ਪਦ _ਉਚਾਰੋ। _(ਇਹ) ਤੁਪਕ ਦਾ ਨਾਮ _ ਬਣਦਾ _ਹੈ। _ ਬਹੁਤ ਚਤੁਰ _ਸਮਝ _ ਲੈਣ।੬੪੧। 

ਪਹਿਲਾਂ “ਘਨ” (ਬਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਨਾਦਨਿ” ਪਦ ਉਚਾਰੋ। 
(ਇਹ) _ ਨਾਮ _ ਤੁਪਕ _ਦਾ _ ਹੁੰਦਾ _ਹੈ। _ ਸਮਝਦਾਰ _ ਸਮਝ _ ਲੈਣ।੬੪੨। _ ਪਹਿਲਾਂ _ “ਬਾਰਿਦ” 
(ਬਦਲ) ਸ਼ਬਦ _ਕਥਨ _ਕਰ ਕੇ, _ਅੰਤ ਉਤੇ _“ਸਬਦਨਿ” ਪਦ _ਉਚਾਰੋ। _(ਇਹ) ਨਾਮ ਤੁਪਕ 
ਦਾ ਬਣਦਾ _ਹੈ। _ ਸੂਝਵਾਨ _ ਵਿਚਾਰ _ ਲੈਣ।੬੪੩। 

ਪਹਿਲਾਂ _“ਮੇਘਨ ਧੂਨਨੀ” ਕਹਿ ਕੇ ਫਿਰ 'ਰਿਪੁ ਅਰਿ” ਸ਼ਬਦ ਕਹੋ। (ਇਹ) ਨਾਮ 
ਤੁਪਕ _ਦਾ ਬਣਦਾ _ਹੈ। _ ਸਮਝਦਾਰ ਸੋਚ _ਲੈਣ।੬੪੪। _'ਮੇਘਨ _ਸਬਦਨੀ _ਬਕਤ੍ਰ”` (ਮੁਖ _ਤੋੱ 
ਬਲਦ _ਦੀ ਧੁਨੀ _ਕਢਣ ਵਾਲੀ) ਪਹਿਲਾਂ _ਉਚਾਰੋ। (ਇਹ) ਸ਼ਬਦ ਤੁਪਕ _ਦਾ ਨਾਮ _ਬਣਦਾ 
ਹੈ। ਚੰਗੀ _ਮਤ _ ਵਾਲਿਓ! ਵਿਚਾਰ _ਲਵੋਂ।੬੪੫। 

ਪਹਿਲਾਂ _'ਗੋਲਾ” ਉਚਾਰ ਕੇ (ਫਿਰ) ਅੰਤ ਉਤੇ _'ਆਲਯ” (ਘਰ) ਦਾ ਕਥਨ _ਕਰੋ। 
(ਇਹ) ਨਾਮ _ਤੁਪਕ _ਦਾ ਹੁੰਦਾ _ਹੈ। _ਚਤੁਰੋ! ਵਿਚਾਰ _ਕਰ _ ਲਵੋਂ।੬8੬। 


੪੮੬ 


ਸੀ _ਦਸਮ-ਗ੍ਰੰਥ _ਸਾਹਿਬ 


ਗੋਲਾ ਆਦਿ ਉਚਾਰਿ _ਕੈ ਧਰਨੀ ਅੰਤਿ ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਸਵਾਰ। ੬੪੭। 
ਗੋਲਾ ਆਦਿ ਉਚਾਰਿ ਕੈ ਅਸਤੁਣਿ ਪੁਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੬੪੮। 
ਗੋਲਾਲਯਣੀ ਆਦਿ ਕਹਿ ਮੁਖ ਤੇ ਸਬਦ _ਉਚਾਰ। 
ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਵਾਰ। ੬੪੯। 
ਆਦਿ ਉਚਾਰਿ ਕੈ ਆਲਯਣੀ ਪੁਨਿ ਭਾਖੁ। 
ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੬੫0। 
ਆਦਿ _ਬਖਾਨਿ ਕੈ ਸਦਨਨਿ ਅੰਤਿ ਉਚਾਰ। 
ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ _ਬਿਚਾਰ। ੬੫੧। 
ਪਦ ਪੁਥਮੈ ਉਚਰਿ ਕੈ ਕੇਤਨਿ ਪਦ ਕਹੁ ਅੰਤਿ। 
ਸਕਲ ਸ੍ਰੀ ਤੁਪਕ ਕੇ ਨਿਕਸਤ ਚਲਤ _ਅਨੰਤ। ੬੫੨। 
ਆਦਿ ਉਚਾਰਿ ਕੈ ਕੇਤਨਿ ਪਦ ਕੈ _ਦੀਨ। 
ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੫੩। 
ਆਦਿ ਉਚਾਰਿ ਕੈ ਸਦਨੀ ਅੰਤਿ ਉਚਾਰ। 

ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੫੪। 
ਆਦਿ ਉਚਾਰੀਐ _ਧਾਮਿਨ ਅੰਤਿ ਉਚਾਰ। 

ਤੁਪਕ ਕੇ ਹੋਤ ਹੈ ਲੀਜਹੁ _ਸੁਮਤ ਸਵਾਰ। ੬੫੫। 
ਆਦਿ ਉਚਾਰਿ ਕੈ ਨਈਵਾਸਨ ਕਹਿ _ਅੰਤਿ। 
ਤੁਪਕ ਕੇ ਹੋਤ ਹੈ ਨਿਕਸਤ ਚਲਤ _ਬਿਅੰਤ। ੬੫੬। 
ਆਦਿ ਉਚਾਰਿ ਕੈ ਲਿਆਲੀ ਅੰਤਿ ਉਚਾਰ। 
ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। ੬੫੭। 
ਆਦਿ ਉਚਾਰਿ ਕੈ ਮੁਕਤਨਿ ਅੰਤਿ ਉਚਾਰ। 
ਤੁਪਕ ਕੇ ਕਹਿ ਕਬੋ ਲੀਜਹੁ ਸਕਲ _ਬੀਚਾਰ। ੬੫੮। 
ਆਦਿ ਉਚਾਰਿ ਕੈ ਦਾਤੀ ਅੰਤਿ ਉਚਾਰ। 

ਨਾਮ ਤੁਪਕ ਕੇ ਹੋਤ ਹੈ `ਚੀਨਿ ਚਤੁਰ ਨਿਰਧਾਰ। ੬੫੯। 
ਗੋਲਾ ਆਦਿ ਉਚਾਰਿ _ਕੈ _ਤਜਨੀ ਪੁਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੬0। 
ਜੁਆਲਾ ਆਦਿ _ਉਚਾਰਿ ਕੈ ਛਡਨਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਵਾਰ। ੬੬੧। 
ਜੁਆਲਾ ਸਕਤਨੀ _ਬਕਤ੍ਰ `ਤੇ ਪ੍ਰਥਮੈ _ਕਰੋ __ਬਖਿਆਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਪਛਾਨ। ੬੬੨। 
ਜੁਆਲਾ _ਤਜਣੀ _ਬਕਤ੍ਰ ਤੇ ਪੂਥਮੈ ਕਰੋ _ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੬੬੩। 


ਕੈ ੩ 


ਕੈ ੩ ਕੈਂਤੇਕੈਂ ਕੋਕ ੩੩2੩ ੨ ਕੇ ਤੋ ਕਰ ੩ 


ਸਸੜ ਨਾਮ ਮਾਲਾ ੪੮੭ 


ਪਹਿਲਾਂ _'ਗੋਲਾ” ਸ਼ਬਦ ਉਚਾਰ ਕੇ (ਫਿਰ) ਅੰਤ ਤੇ _“ਧਰਣੀ” (ਧਾਰਨ ਕਰਨ ਵਾਲੀ) 
ਕਥਨ _ਕਰੋ। _(ਇਹ _ ਸ਼ਬਦ) _ਤੁਪਕ _ਦਾ ਨਾਮ _ਹੋਵੇਗਾ। _ਸਮਝਦਾਰੋ! ਸਮਝ _ਲਵੋ।੬8੭। 
ਪਹਿਲਾਂ _'ਗੋਲਾ” _ਪਦ ਉਚਾਰ _ਕੇ, _ਫਿਰ _'ਅਸਤ੍ਰਣਿ” _(ਸੁਟਣ ਵਾਲੀ) ਸ਼ਬਦ _ਕਥਨ _ਕਰੋਂ। 
(ਇਹ) ਨਾਮ ਤੁਪਕ _ਦਾ _ਹੈ। ਸੂਝਵਾਨ _ਚਿਤ _ ਵਿਚ _ ਵਿਚਾਰ _ ਕਰਨ।੬੪੮। 

ਪਹਿਲਾਂ _'ਗੋਲਾਲਯਣੀ” (ਗੋਲੇ ਦੇ _ਘਰ ਰੂਪ) _ਕਹਿ ਕੇ ਮੁਖ ਤੋਂ ਸ਼ਬਦ _ਉਚਾਰੋਂ। 
(ਇਹ) ਤੁਪਕ _ਦਾ _ਨਾਮ _ਹੈ। _ਸਿਅਣਿਓ! ਵਿਚਾਰ _ਲਵੋ।੬੪੯। ਪਹਿਲਾਂ _'ਗੋਲਾ` ਸ਼ਬਦ 
ਉਚਾਰ ਕੇ, ਫਿਰ 'ਆਲਯਣੀ” (ਗੋਲੇ ਦਾ ਘਰ ਰੂਪ) ਦਾ ਕਥਨ _ਕਰੋ। (ਇਹ) ਨਾਮ ਤੁਪਕ 
ਦਾ _ਬਣੇਗਾ। _ਸੋਚਵਾਨੋ! ਜਾਣ _ਲਵੋਂ।੬੫0। 

ਪਹਿਲਾਂ _'ਗੋਲਾ” ਸ਼ਬਦ _ਕਹਿ ਕੇ ਅੰਤ ਉਤੇ _“ਸਦਨਨਿ” ('ਸਦਨ'-ਘਰ ਰੂਪ ਵਾਲੀ) 
ਕਥਨ _ਕਰੋ। _ (ਇਹ) ਨਾਮ _ਤੁਪਕ _ਦਾ _ਹੈ। _ਕਵੀਜਨੋ! _ ਵਿਚਾਰ _ਲਵੋ।੬੫੧। _ ਪਹਿਲਾਂ 
'ਗੋਲਾ` ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਕੇਤਨਿ” (ਘਰ ਰੂਪ ਵਾਲੀ) ਪਦ _ਦਾ ਕਥਨ 
ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। (ਇਸ ਤਰ੍ਹਾਂ ਦੇ) ਹੋਰ ਨਾਮ _ਬਣਦੇ ਹਨ।੬੫੨। 

ਪਹਿਲਾਂ _'ਗੋਲਾ” ਸ਼ਬਦ _ਉਚਾਰ _ਕੇ, _(ਫਿਰ) _'ਕੇਤਨਿ” ਪਦ ਕਹਿ _ਦਿਓ। (ਇਹ) 
ਨਾਮ ਤੁਪਕ _ਦਾ _ਬਣਦਾ _ਹੈ। _ਪੂਬੀਨੋ! _ਸਮਝ _ਲਵੋ।੬੫੩। _ਪਹਿਲਾਂ _'ਗੋਲਾ` ਸ਼ਬਦ _ਕਹਿ 
ਕੇ (ਫਿਰ) ਅੰਤ ਉਤੇ “ਸਦਨੀ” (ਸਦਨ ! ਘਰ ਰੂਪ) ਕਹੋ। (ਇਹ) ਤੁਪਕ ਦਾ ਨਾਮ _ਬਣਦਾ 
ਹੈ। ਸੂਝਵਾਨ _ ਸਮਝ _ ਲੈਣ।੬੫੪। 

ਪਹਿਲਾਂ “ਗੋਲਾ” ਪਦ ਉਚਾਰੋ, (ਫਿਰ) ਅੰਤ _ਉਤੇ _“ਧਾਮਿਨ” (ਧਾਮ ਰੂਪ) ਪਦ 
ਉਚਾਰੋ। _(ਇਸ ਤਰ੍ਹਾਂ) ਤੁਪਕ ਦਾ ਨਾਮ _ਬਣ _ਜਾਏਗਾ। _ਸੂਝਵਾਨ ਵਿਚਾਰ _ਕਰ _ਲੈਣ।੬੫੫। 
ਪਹਿਲਾ _'ਗੋਲਾ” ਪਦ _ਉਚਾਰ _ਕੇ _(ਫਿਰ) “ਨਈਵਾਸਨ” _(ਨਿਵਾਸ-ਰੂਪ) ਅੰਤ ਉਤੇ _ਕਰੋ। 
(ਇਹ) ਨਾਮ ਤੁਪਕ _ਦਾ _ਬਣ ਜਾਏਗਾ, _ਅਤੇ _ਹੋਰ _ਬੇਔਤ _ਬਣਦੇ _ਜਾਣਗੇ।੬੫੬। 

ਪਹਿਲਾਂ _'ਗੋਲਾ” ਸ਼ਬਦ _ਉਚਾਰ _ਕੇ ਫਿਰ _ਅੰਤ ਉਤੇ _“ਲਿਆਲੀ” _(ਨਿਗਲਣ ਵਾਲੀ) 
ਕਹੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। _ਸੂਝਵਾਨੋ! ਸੰਵਾਰ _ਲਵੋ। _੬੫੭। ਪਹਿਲਾਂ _'ਗੋਲਾ” 
ਸ਼ਬਦ ਉਚਾਰੋ, _ਅੰਤ _ਉਤੇ _'ਮੁਕਤਨਿ” (ਮੁਕਤ ਕਰਨ ਵਾਲੀ, _ਛਡਣ ਵਾਲੀ) ਕਥਨ _ਕਰੋ। 
(ਇਸ) ਨੂੰ ਤੁਪਕ ਦਾ ਨਾਂਮ ਕਹਿ ਕੇ ਕਵੀ ਜਨੋ! ਮਨ ਵਿਚ _ਵਿਚਾਰ _ਲਵੋ।੬੫੮। 

“ਗੋਲਾ” ਸ਼ਬਦ ਪਹਿਲਾਂ ਉਚਾਰ ਕੇ _ਅੰਤ ਉਤੇ “ਦਾਤੀ” (ਦੇਣ ਵਾਲੀ) ਕਥਨ _ਕਰੋ। 
(ਇਹ) ਨਾਮ _ਤੁਪਕ _ਦਾ _ਹੈ। ਬੁੱਧੀਮਾਨੋ! ਵਿਚਾਰ _ਲਵੋ।੬੫੯। ਪਹਿਲਾਂ _'ਗੋਲਾ” _ (ਸ਼ਬਦ) 
ਉਚਾਰ _ਕੇ _ਫਿਰ _'ਤਜਨੀ” _(ਛਡਣ ਵਾਲੀ) ਕਥਨ _ਕਰੋਂ। (ਇਹ) ਤੁਪਕ _ਦਾ ਨਾਮ ਹੁੰਦਾ 
ਹੈ। ਸੂਝਵਾਨ ਮਨ _ ਵਿਚ _ਵਿਚਾਰ _ਲੈਣ।੬੬0। 

ਪਹਿਲਾਂ _'ਜੁਆਲਾ? (ਸ਼ਬਦ) _ਉਚਾਰ _ਕੇ (ਫਿਰ) ਅੰਤ ਉਤੇ _'ਛਡਨਿ” ਸ਼ਬਦ ਜੋੜੋ 
(ਇਹ) _ਨਾਮ ਤੁਪਕ _ਦਾ ਹੋ ਜਾਵੇਗਾ। _ਸੂਝ _ ਵਾਲਿਓ! ਵਿਚਾਰ ਕਰ _ਲਵੋ।੬੬੧। _ਪਹਿਲਾਂ 
'ਜੁਆਲਾ` _ਕਥਨ _ਕਰ ਕੇ, _(ਫਿਰ) ਮੂੰਹ _ਤੋਂ _'ਸਕਤਨੀ” (ਸ਼ਕਤੀ _ਵਾਲੀ) ਉਚਾਰਨ _ਕਰੋਂ। 
ਇਹ _ ਨਾਮ _ਤੁਪਕ _ਦਾ _ ਬਣ _ਜਾਏਗਾ। _ ਸੂਝਵਾਨ _ਵਿਚਾਰ _ ਕਰ _ ਲੈਣ।੬੬੨। 

ਪਹਿਲਾਂ ਮੂੰਹ _ਤੋਂ _'ਜੁਆਲਾ” _ਕਹਿ _ਕੇ _ਫਿਰ _'ਤਜਣੀ” (ਤਿਆਗਣ _ਵਾਲੀ) _ਸ਼ਬਦ 
ਉਚਾਰੋ। _(ਇਹ) ਨਾਮ _ਤੁਪਕ _ਦਾ ਹੋ ਜਾਵੇਗਾ। _ ਸਮਝਦਾਰੋ! _ ਵਿਚਾਰ _ਲਵੋ।੬੬੩। 


੪੮੮ 


ਸੀ _ਦਸਮ-ਗ੍ੰਥ _ਸਾਹਿਬ 


ਜੁਆਲਾ ਛਾਡਣਿ ਪੁਥਮ ਹੀ ਮੁਖ ਤੇ ਕਰੋ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੬੪। 
ਜੁਆਲਾ ਦਾਇਨਿ ਪੁਥਮ ਹੀ ਮੁਖ ਤੇ ਕਰੋ ਉਚਾਰ। 
ਨਾਮ ਤੁਪਕ ਕੇ ਹੋਂਤ ਹੈ ਲੀਜਹੁ ਸੁਘਰ ਸੁ ਧਾਰ। ੬੬੫। 
ਜੁਆਲਾ ਬਕਤ੍ਰਣਿ ਪੁਥਮ ਹੀ ਮੁਖ ਤੇ ਕਰੋ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। _੬੬੬। 
ਜੁਆਲਾ ਆਦਿ ਉਚਾਰਿ ਕੈ ਪੁਗਟਾਇਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੬੭। 
ਜੁਆਲਾ ਆਦਿ _ਉਚਾਰਿ ਕੈ ਧਰਣੀ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। ੬੬੮। 
ਦੁਰਜਨ ਆਦਿ _ਉਚਾਰਿ ਕੈ _ਦਾਹਨਿ ਪੁਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੬੬੯। 
ਦੂਜਨ ਆਦਿ ਸਬਦ _ਉਚਾਰਿ ਕੈ _ਦਰਰਨਿ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੭0। 
ਗੋਲੀ ਧਰਣੀ ਬਕਤੁ ਤੇ ਪੁਥਮੈ ਕਰੋਂ ਉਚਾਰ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ _ਧਾਰ। ੬੭੧। 
ਦੁਸਟ ਆਦਿ ਸਬਦ _ਉਚਾਰਿ _ਕੈ _ਦਾਹਨਿ ਬਹੁਰਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੭੨। 


ਸਸੜ _ ਨਾਮ _ ਮਾਲਾ ੪੮੯ 


ਪਹਿਲਾਂ _'ਜੁਆਲਾ” ਸ਼ਬਦ _ਕਹਿ ਕੇ (ਫਿਰ) ਮੁਖ ਤੋਂ 'ਛਾਡਣਿ” ਪਦ ਦਾ ਉਚਾਰਨ 
ਕਰੋ। _(ਇਹ) ਨਾਮ _ਤੁਪਕ _ਦਾ _ਹੈ। _ਸੂਝਵਾਨੋ! ਵਿਚਾਰ _ਲਵੋ।੬੬੪। _ਪਹਿਲਾਂ _ 'ਜੁਆਲਾ” 
(ਸ਼ਬਦ) ਕਹਿ ਕੇ ਫਿਰ ਮੂੰਹ ਤੋਂ “ਦਾਇਨਿ” (ਦੇਣ ਵਾਲੀ) ਕਥਨ ਕਰੋ। (ਇਹ) ਨਾਮ ਤੁਪਕ 
ਦਾ ਹੋ ਜਾਂਦਾ ਹੈ। _ਸੁਘੜੋ! _ਵਿਚਾਰ _ਕਰ _ ਲਵੋ।੬੬੫। 

ਪਹਿਲਾਂ _'ਜੁਆਲਾ” ਅਤੇ ਫਿਰ _'ਬਕਤ੍ਰਣਿ” (ਮੂੰਹ ਵਾਲੀ) ਸ਼ਬਦ _ਕਹੋ। _(ਇਹ) ਨਾਮ 
ਤੁਪਕ _ਦਾ _ ਬਣਦਾ _ਹੈ। ਸੁਘੜ _ ਜਨੋ! _ ਵਿਚਾਰ _ ਲਵੋ।੬੬੬। _ ਪਹਿਲਾਂ _ 'ਜੁਆਲਾ” _ ਸ਼ਬਦ 
ਦਾ ਉਚਾਰਨ _ਕਰ ਕੇ, (ਫਿਰ) 'ਪੁਗਟਾਇਨਿ” _(ਪੁਗਟ ਕਰਨ _ਵਾਲੀ) ਪਦ ਜੋੜੋ। _(ਇਹ) 


ਲਿਵ 


ਨਾਮ _ਤੁਪਕ _ਦਾ _ਹੈ। _ਸੂਝਵਾਨੋ! ਵਿਚਾਰ _ਕਰ _ਲਵੋ।੬੬੭। 

ਪਹਿਲਾਂ _'ਜੁਆਲਾ” ਸ਼ਬਦ _ਉਚਾਰ ਕੇ, (ਫਿਰ) ਅੰਤ ਉਤੇ _'ਧਰਣੀ” (ਧਾਰਨ ਕਰਨ 
ਵਾਲੀ) ਕਥਨ _ਕਰੋ। _(ਇਹ) _ਨਾਮ ਤੁਪਕ _ਦਾ _ਹੈ। _ ਸੂਝਵਾਨੋ, _ਵਿਚਾਰ _ਲਵੋ।੬੬੮। 
ਪਹਿਲਾਂ _'ਦੁਰਜਨ” ਸ਼ਬਦ _ਦਾ ਉਚਾਰਨ _ਕਰ ਕੇ, _ਫਿਰ _'ਦਾਹਨਿ” (ਸਾੜਨ _ਵਾਲੀ) _ਪਦ 
ਜੋੜੋ। (ਇਹ) ਨਾਮ ਤੁਪਕ _ਦਾ _ ਬਣੇਗਾ। _ਵਿਚਾਰਵਾਨੋ! ਸੋਚ _ਲਵੋ।੬੬੯। 

ਪਹਿਲਾਂ _“ਦੂਜਨ” ਸ਼ਬਦ _ਉਚਾਰ _ਕੇ _(ਫਿਰ) _ਅੰਤ _ਉਤੇ _“ਦਰਰਨਿ” (ਦਲ _ਦੇਣ 
ਵਾਲੀ) _ਪਦ ਕਥਨ _ਕਰੋ। (ਇਹ) ਨਾਮ ਤੁਪਕ ਦਾ ਬਣੇਗਾ। _ਸਮਝਦਾਰੋ! ਸੋਚ 
ਲਵੋ।੬੭0। ਪਹਿਲਾਂ _'ਗੋਲੀ” ਸ਼ਬਦ ਕਹਿ ਕੇ, ਫਿਰ _“ਧਰਣੀ” (ਧਾਰਨ _ਕਰਨ ਵਾਲੀ) ਪਦ 
ਕਹੋ। _(ਇਹ) ਨਾਮ _ਤੁਪਕ _ਦਾ _ ਬਣਦਾ _ਹੈ। _ਵਿਦਵਾਨੋ! ਚੇਤੇ _ਰਖੋ।੬੭੧। 

ਪਹਿਲਾਂ _'ਦੁਸਟ” ਸ਼ਬਦ _ਉਚਾਰ _ਕੇ _ਫਿਰ _'ਦਾਹਨਿ” (ਸਾੜਨ ਵਾਲੀ) ਕਥਨ _ਕਰੋ। 
(ਇਹ) _ ਤੁਪਕ _ਦਾ ਨਾਮ _ਹੈ। ਸੂਝਵਾਨ _ਵਿਚਾਰ _ਕਰ _ ਲੈਣ।੬੭੨। 
ਚੱਪਲ? 


ਚੱਪਲਾਂ ਪਹਿਲਾਂ _“ਕਾਸਟ _ਪ੍ਰਿਸਠਣੀ” (ਕਾਠ _ਦੀ _ਪਿਠ ਵਾਲੀ) ਸ਼ਬਦ _ਉਚਾਰੋ। _ਇਹ ਨਾਮ 
ਕਾਸਟ ਪ੍ਰਿਸਠਣੀ ਆਦਿ _ਉਚਾਰਹੁ। _ਨਾਮ _ਤੁਪਕ ਕੇ ਸਕਲ _ਬਿਚਾਰਹੁ। ਤੁਪਕ ਦਾ _ਬਣਦਾ ਹੈ। _ਫਿਰ 'ਭੂਮਿਜ” (ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਨਨਿ” ਪਦ ਕਹੋ। 
ਭੂਮਿਜ ਪ੍ਰਿਸਠਨਿ ਪੁਨਿ ਪਦ ਦੀਜੈ। ਨਾਮ _ਚੀਨ ਤੁਪਕ ਕੋ ਲੀਜੈ। ੬੭੩। (ਇਹ) _ਨਾਮ _ ਤੁਪਕ _ਦੇ _ ਸਮਝ _ ਲਵੋ।੬੭੩। 


ਪਹਿਲਾਂ _“ਕਾਸਠਿ _ਪ੍ਰਿਸਠਣ” _ਉਚਾਰੋ। _ਇਹ _ਸਾਰੇ _ਤੁਪਕ ਦੇ ਨਾਮ _ਸਮਝੋਂ। _ਫਿਰ 


ਕਾਸਠਿ ਪ੍ਰਿਸਠਣੀ ਆਦਿ ਉਚਾਰ। ਨਾਮ ਤੁਪਕ ਕੇ ਸਕਲ _ਬਿਚਾਰ। 
'ਦੂਮਜ _ਬਾਸਨੀ” _(ਬ੍ਰਿਛ _ਦੇ ਪੁੱਤਰ _ਲਕੜ _ਨਾਲ _ਵਸਣ ਵਾਲੀ) ਸ਼ਬਦ _ਕਹੋ। ਇਹ ਨਾਲੀ 


ਦੂਮਜ _ਬਾਸਨੀ ਪੁਨਿ ਪਦ _ਦੀਜੈ। _ਚੀਨ ਨਾਮ _ਨਾਲੀ ਕੋ _ਲੀਜੈ। ੬੭੪। 


ਦੰਹਰ” 
ਕਾਸਠਿ ਪ੍ਰਿਸਠਣੀ _ਬਕਤ੍ਰ ਤੇ ਪੁਥਮੈ ਕਰੋ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਜਨ ਸਵਾਰ। ੬੭੫। 
ਜਲਜ ਪ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋਂ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ _ਧਾਰ। ੬੭੬। 
ਬਾਰਜ ਪ੍ਿਸਠਣ ਆਦਿ ਹੀ ਮੁਖ ਤੇ ਕਰੋਂ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੬੭੭। 
ਨੀਰਜਾਲਯਣਿ _ਬਕਤ੍ਰ ਤੇ ਪ੍ਰਿਥਮੈ ਕਰੋ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੭੮। 


(ਤੁਪਕ) _ਦਾ ਨਾਮ _ਹੈ।੬੭੪। 
ਦੰਹਰਨਾ 

ਪਹਿਲਾਂ ਮੂੰਹ ਤੋਂ _'ਕਾਸਠਿ _ਪ੍ਰਿਸਠਣੀ` ਉਚਾਰਨ _ਕਰੋਂ। (ਇਹ) ਤੁਪਕ ਦੇ ਨਾਮ _ਹਨ, 
ਸਜਨੋ! ਵਿਚਾਰ _ਕਰ _ਲਵੋ।੬੭੫। ਪਹਿਲਾਂ _“ਜਲਜ ਪ੍ਰਿਸਠਣੀ” (ਜਲ ਤੋਂ ਪੈਦਾ ਹੋਏ ਬ੍ਰਿਛ 
ਤੋਂ ਬਣੇ _ਕਾਠ _ਦੀ ਪਿਠ ਵਾਲੀ) _ਕਹੋ। _ਸੁਘੜੋਂ! _ਇਹ _ਨਾਮ _ਤੁਪਕ _ਦਾ ਵਿਚਾਰ 
ਲਵੇ ।੬੭੬। 

ਪਹਿਲਾਂ _ ਮੂੰਹ _ਤੋਂ _“ਬਾਰਜ” (ਪਾਣੀ ਤੋਂ ਜਨਮੇ _ਬ੍ਰਿਛ) _ਕਹੋਂ ਅਤੇ ਫਿਰ“ _ਪ੍ਰਿਸਠਣ” 
ਸ਼ਬਦ _ਜੋੜੋ। _(ਇਹ) ਨਾਮ ਤੁਪਕ _ਦਾ ਹੁੰਦਾ ਹੈ। _ਸਮਝਦਾਰੋ! ਵਿਚਾਰ _ਕਰ _ਲਵੋ।੬੭੭। 
ਪਹਿਲਾਂ _“ਨੀਰਜਾਲਯਣਿ` _(ਜਲ _ਤੋਂ ਪੈਦਾ ਹੋਏ _ਬ੍ਰਿਛ _ਵਿਚ _ਘਰ _ ਬਣਾਉਣ ਵਾਲੀ) ਮੂੰਹ 


%< 


ਤੋਂ ਉਚਾਰਨ _ਕਰੋਂ। _ਇਹ ਤੁਪਕ _ਦਾ _ਨਾਮ ਹੁੰਦਾ _ਹੈ। _ਸਮਝਦਾਰੋ! _ਵਿਚਾਰ _ਲਵੋਂ।੬੭੮। 


੪੮੯0 


ਸੀ _ਦਸਮ-ਗ੍ੰਥ _ਸਾਹਿਬ 


ਅੰਬੁੂਜ ਪ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋਂ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੭੯। 
ਘਨਜਜ ਪ੍ਰਿਸਠਣ ਪ੍ਰਿਥਮ ਹੀ ਮੁਖ ਤੇ ਕਰੋ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। ੬੮0। 


ਜਲ ਤਰ ਆਦਿ ਉਚਾਰਿ ਕੈ ਪ੍ਰਿਸਠਣਿ ਧਰ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੮੧ 
ਬਾਰ ਆਦਿ ਸਬਦ ਉਚਰਿ ਕੈ ਤਰ ਪ੍ਰਿਸਠਣ ਪੁਨਿ ਭਾਖੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਰਾਖੁ। ੬੮੨। 


ਨੀਰ ਆਦਿ ਸਬਦ _ਉਚਰਿ ਕੈ ਤਰ ਪਦ ਪ੍ਰਿਸਠਣ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੮੩। 
ਹਰਜ _ਪ੍ਿਸਠਣੀ ਆਦਿ ਹੀ ਮੁਖ ਤੇ ਕਰੋਂ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। ੬੮੪। 
ਚੱਪਣ/ 
ਬਾਰਿਜ ਪ੍ਰਿਸਠਣੀ ਆਦਿ ਉਚਾਰ। ਨਾਮ ਨਾਲਿ ਕੇ ਸਕਲ _ਬਿਚਾਰ। 
ਭੂਰਹ _ਪ੍ਰਿਸਠਣਿ ਪੁਨਿ ਪਦ ਦੀਜੈ। ਨਾਮ ਜਾਨ ਤੁਪਕ ਕੋ _ਲੀਜੈ। ੬੮੫। 
ਭੂਮਿ ਸਬਦ ਕੋ ਆਦਿ ਉਚਾਰੋ। ਰੁਹ ਪ੍ਰਿਸਠਣਿ ਤੁਮ ਬਹੁਰਿ ਸਵਾਰੋਂ। 
ਨਾਮ ਤੁਪਕ ਕੇ ਸਭ ਹੀ ਹੋਹੀ। ਜੋ ਕੋਊ ਚਤੁਰ ਚੀਨ ਕਰ ਜੋਹੀ। ੬੮੬। 


ਤਰੁ ਰੁਹ ਪ੍ਰਿਸਠਨਿ ਆਦਿ _ਉਚਰੀਅਹੁ। ਨਾਮ ਤੁਪਕ ਕੇ ਸਕਲ _ਬਿਚਰੀਅਹੁ। 
ਕਾਸਠ ਕੁੰਦਨੀ ਆਦਿ _ਬਖਾਨੋ। ਨਾਮ ਤੁਪਕ ਕੇ ਸਭ _ਜੀਅ ਜਾਨੋ। ੬੮੭। 
ਭੂਮਿ ਸਬਦ ਕਹੁ ਆਦਿ ਉਚਾਰਹੁ। ਰੁਹ ਸੁ ਸਬਦ ਕੋ ਬਹੁਰ ਬਿਚਾਰਹੁ। 
ਨਾਮ ਤੁਪਕ ਜੂ ਕੇ ਸਭ ਮਾਨਹੁ। ਯਾ_ਮੈ ਕਛੂ ਭੇਦ ਨਹੀ ਜਾਨਹੁ। ੬੮੮। 
ਪ੍ਰਿਥੀ ਸਬਦ ਕੋ ਪ੍ਰਿਥਮੈ ਦੀਜੈ। ਰੁਹ ਪਦ ਬਹੁਰਿ ਉਚਾਰਨ ਕੀਜੈ। 

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੬੮੯। 
ਬਿਰਛ _ਸਬਦ ਕੋ ਆਦਿ ਉਚਾਰੋ। _ਪ੍ਰਿਸਠਨਿ ਪਦ ਕਹਿ ਜੀਅ ਬਿਚਾਰੋ। 
ਨਾਮ ਤੁਪਕ ਕੇ ਹੋਹਿ ਅਪਾਰਾ। ਯਾ_ਮੈ ਕਛੂ ਨ ਭੇਦ ਨਿਹਾਰਾ। ੬੯0। 
ਦੁਮਜ ਸਬਦ ਕੋ ਆਦਿ ਉਚਾਰੋ। _ਪ੍ਰਿਸਨਨਿ ਪਦ ਕਹਿ ਹੀਏ ਬਿਚਾਰੋਂ। 
ਸਭ ਹੀ ਨਾਮ ਤੁਪਕ ਕੇ ਹੋਵੈ। ਜਉ ਕੋਊ ਚਤੁਰ ਚਿਤ ਮੈ ਜੋਵੈ। ੬੯੧। 
ਤਰੁ ਪਦ ਮੁਖ ਤੇ ਆਦਿ ਉਚਾਰੋਂ। ਪ੍ਰਿਸਠਨਿ ਪਦ ਕੌ ਬਹੁਰਿ ਬਿਚਾਰੋਂ। 
ਨਾਮ ਤੁਪਕ ਕੇ ਸਬ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੬੯੨। 


ਰੁਖ ਸਬਦ ਕੋ ਆਦਿ ਉਚਾਰੋ। _ਪ੍ਰਿਸਠਨਿ ਪਦ ਕਹਿ ਬਹੁਰਿ ਬਿਚਾਰੋ। 
ਸਭ ਹੀ ਨਾਮ ਤੁਪਕ ਕੇ ਹੋਈ। ਯਾ ਮੈ ਕਹੂੰ ਭੇਦ ਨਹੀ ਕੋਈ। ੬੯੩। 


ਸਸਤੁ 
ਪਹਿਲਾਂ _'ਅੰਬੁਜ` _(ਜਲ ਤੋਂ ਧੈਦਾ ਹੋ ਬ੍ਰਿਛ) ਮੁਖ ਤੋਂ" ਉਚਾਰੋ, _ਫਿਰ 
“ਪ੍ਰਿਸਠਣੀ” _ਸ਼ਬਦ _ਉਚਾਰੋ। _ਇਹ _ ਨਾਮ 
“ਘਨਜਜ _ਪ੍ਿਸਠਣ” (ਬਦਲ ਦੇ ਪੁੱਤਰ ਜਲ ਅਤੇ 
ਪਿਠ _ਵਾਲੀ) _ਦਾ ਪਹਿਲਾਂ ਮੂੰਹ ਵਿਚੋਂ _ਉਚਾਰਨ _ਕਰੋ। _(ਇਹ) _ਨਾਮ _ਤੁਪਕ ਦਾ _ਬਣ 
ਜਾਂਦਾ _ਹੈ। _ਸੂਝਵਾਨੋ! _ ਸਮਝ _ਲਵੋ।੬੮0। 

ਪਹਿਲਾਂ _ਜਲ _ ਤਰ _ (ਜਲ _ ਉਤੇ _ ਤਰਨ ਵਾਲਾ) ਸ਼ਬਦ _ਉਚਾਰ _ਕੇ (ਫਿਰ) 
'ਪ੍ਰਿਸਠਣਿ” ਪਦ ਕਹਿ _ਦਿਓ। (ਇਹ) ਤੁਪਕ _ਦਾ ਨਾਮ _ਬਣ ਜਾਂਦਾ ਹੈ। _ਚਤੁਰੋ! ਮਨ 
ਵਿਚ _ ਵਿਚਾਰ _ਕਰ _ਲਵੋਂ।੬੮੧। ਪਹਿਲਾਂ “ਬਾਰ” ਸ਼ਬਦ _ਉਚਾਰ ਕੇ ਫਿਰ 'ਤਰ 
ਪ੍ਰਿਸਠਣਿ” (ਤਰ ਸਕਣ ਵਾਲੇ _ਕਾਠ ਦੀ ਪਿਠ) ਕਹਿ ਦਿਓ। (ਇਹ) ਨਾਮ ਤੁਪਕ ਦਾ 


ਬਣਦਾ _ਹੈ। _ਸੂਝਵਾਨੋ! _ ਜਾਣ _ਲਵੋ।੬੮੨। 

ਪਹਿਲਾਂ _'ਨੀਰ” (ਜਲ) _ਸ਼ਬਦ _ਉਚਾਰ _ਕੇ, _ਫਿਰ _'ਤਰ” ਅਤੇ _'ਪ੍ਰਿਸਠਣਿ” ਪਦ 
ਜੋੜੋ। _(ਇਹ) ਤੁਪਕ _ਦਾ _ਨਾਮ _ਬਣ _ਜਾਵੇਗਾ। _ਸੂਝਵਾਨੋ! ਵਿਚਾਰ _ਲਵੋ।੬੮੩। _ਪਹਿਲਾਂ 
“ਹਰਜ” (ਜਲ ਤੋਂ ਪੈਦਾ ਹੋਇਆ ਕਾਠ) ਅਤੇ 'ਪ੍ਰਿਸਠਣੀ” ਸ਼ਬਦ _ਦਾ ਮੂੰਹ ਵਿਚੋਂ ਉਚਾਰਨ 
ਕਰੋ। _(ਇਹ) ਤੁਪਕ _ਦਾ _ਨਾਮ _ਹੋ ਜਾਏਗਾ। _ ਸੂਝਵਾਨੋ! ਸੋਚ _ਲਵੋ।੬੮੪। 
ਚੱਪਣ? 

ਪਹਿਲਾਂ _“ਬਾਰਿਜ _ਪ੍ਰਿਸਠਣੀ” ਉਚਾਰੋਂ। (ਇਹ) _ਨਾਲ (ਤੁਪਕ) ਦਾ ਨਾਮ ਹੈ। ਫਿਰ 
'ਭੂਰਹ _ਪ੍ਰਿਸਠਣਿ` (ਧਰਤੀ ਤੋਂ _ਉਗੇ _ਕਾਠ _ਦੀ _ਪਿਠ ਵਾਲੀ) ਪਦ _ਉਚਾਰੋ। (ਇਹ) ਨਾਮ 
ਤੁਪਕ _ਦਾ _ ਸਮਝਣਾ _ਚਾਹੀਦਾ _ਹੈ।੬੮੫। ਪਹਿਲਾਂ _'ਭੂਮਿ” ਸ਼ਬਦ _ਕਹੋਂ। _ਫਿਰ _'ਰੁਹ 
ਪ੍ਰਿਸਠਣਿ” ਕਹਿ _ਦਿਓ। ਇਹ ਸਭ ਤੁਪਕ ਦੇ ਨਾਮ ਹੋ ਜਾਣਗੇ। ਜੋ ਕੋਈ ਚਤੁਰ ਪੁਰਸ਼ 
ਹੈ, ਸਮਝ _ ਲਵੇਗਾ।੬੮੬। 

ਪਹਿਲਾਂ _“ਤਰ _ਰੁਹ ਪ੍ਰਿਸਟਨਿ” ਦਾ _ਉਚਾਰਨ _ਕਰੋ। (ਇਹ) ਨੂੰ ਸਭ ਤੁਪਕ ਦਾ 
ਨਾਮ _ਸਮਝੋ। (ਫਿਰ) _'ਕਾਸਠ _ਕੁੰਦਨੀ” (ਕਾਠ _ਦੇ _ਮੁਠੇ ਵਾਲੀ) ਕਥਨ _ਕਰੋ। _(ਇਹ) ਨੂੰ 
ਸਭ ਤੁਪਕ ਦਾ ਨਾਮ _ਸਮਝੋ।੬੮੭। ਪਹਿਲਾਂ _'ਭੂਮਿ` ਸ਼ਬਦ ਨੂੰ ਉਚਾਰੋ। _ਫਿਰ _'ਰੁਹ” ਸ਼ਬਦ 
ਨੂੰ ਜੋੜੋ। (ਇਹ) ਨਾਮ ਸਭ ਤੁਪਕ ਜੀ ਦਾ ਮਨੋ। ਇਸ ਵਿਚ ਕੋਈ ਸੰਸਾ ਨ ਰਖੋ।੬੮੮। 

ਪਹਿਲਾਂ 'ਪ੍ਰਿਥੀ` ਸ਼ਬਦ ਰਖੋ। ਫਿਰ 'ਰੁਹ` ਪਦ ਦਾ ਉਚਾਰਨ ਕਰੋ। (ਇਸ ਨੂੰ) ਸਭ 
ਤੁਪਕ ਦਾ ਨਾਮ _ਮਨੋ। ਇਸ ਵਿਚ ਕੋਈ ਫਰਕ ਨ _ਸਮਝੋ।੬੮੯। ਪਹਿਲਾਂ “ਬਿਰਛ” ਸ਼ਬਦ 
ਨੂੰ _ਉਚਾਰੋ। _ਫਿਰ _'ਪ੍ਰਿਸਨਨਿ” ਸ਼ਬਦ _ਦਾ ਮਨ ਵਿਚ ਵਿਚਾਰ _ਕਰੋ। _(ਇਸ ਤਰ੍ਹਾਂ) ਤੁਪਕ 
ਨਾਮ _ਬਣ _ਜਾਏਗਾ। _ਇਸ _ਵਿਚ ਕੋਈ ਫਰਕ _ਨ _ਸਮਝੋ।੬੯0। 

'ਦੂਮਜ” _(ਬ੍ਰਿਛ ਦੇ ਜਾਏ ਕਾਠ) _ਪਦ ਨੂੰ ਪਹਿਲਾਂ _ਉਚਾਰੋ। _(ਫਿਰ) _'ਪ੍ਰਿਸਠਨਿ” 
ਪਦ _ਦਿਲ ਵਿਚ _ਰਖੋ। _(ਇਹ) ਨਾਮ ਤੁਪਕ _ਦਾ _ਹੋਏਗਾ। _ਜੇ _ ਕੋਈ ਸਿਆਣਾ _ਬੰਦਾ 
ਮਨ _ ਵਿਚ _ ਵਿਚਾਰ _ਕਰੇਗਾ।੬੯੧। ਪਹਿਲਾਂ ਮੁਖ _ਤੋਂ _'ਤਰੁ” ਪਦ _ਦਾ ਉਚਾਰਨ _ਕਰੋਂ। 
ਫਿਰ _'ਪ੍ਰਿਸਠਨਿ” ਸ਼ਬਦ ਨੂੰ ਨਾਲ ਜੋੜੋ। _ਸਭ _(ਇਸ ਨੂੰ) ਤੁਪਕ ਦਾ ਨਾਮ _ਸਮਝੋ। _ਇਸ 
ਵਿਚ ਕੋਈ _ ਅੰਤਰ _ਨ__ ਮਨੋ।੬੯੨। 

ਪਹਿਲਾਂ 'ਰੁਖ” (ਬ੍ਰਿਛ) ਸ਼ਬਦ ਨੂੰ ਉਚਾਰੋ। ਫਿਰ 'ਪ੍ਿਸਠਣਿ” ਪਦ ਨੂੰ ਰਖੋ। (ਇਹ) 


ਸਭ ਤੁਪਕ _ਦਾ _ਹੋਏਗਾ। _ਇਸ _ਵਿਚ _ਕਿਤੇ ਕੋਈ ਭੇਦ ਨ ਮੰਨੋ।੬੯੩। 


੩ 


੪੯੨ ਸੀ _ਦਸਮ-ਗ੍ਰੰਥ ਸਾਹਿਬ 


ਉਤਭੂਜ ਪਦ ਕੋ ਆਦਿ ਉਚਾਰੋ। _ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ। 
ਸਭ ਹੀ ਨਾਮ ਤੁਪਕ ਕੇ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੬੯੪। 
ਤਰੁ ਸੁਤ ਸਬਦ ਕੋ ਆਦਿ ਉਚਾਰੋ। ਬਹੁਰਿ _ਪ੍ਰਿਸਠਣੀ ਸਬਦ _ਬਿਚਾਰੋ। 
ਸਭ ਹੀ ਨਾਮ ਤੁਪਕ ਕੇ ਜਾਨੋ। ਯਾ ਮੈ ਕਛੂ ਭੇਦ ਨ ਪਛਾਨੋ। ੬੯੫। 


ਪਤ੍ਹੀ ਪਦ ਕੋ ਆਦਿ ਬਖਾਨੋ। ਪ੍ਰਿਸਠਣਿ ਸਬਦ ਸੁ ਬਹੁਰਿ ਪੁਮਾਨੋ। 
ਸਭ ਹੀ ਨਾਮ ਤੁਪਕ ਕੇ _ਜਾਨਹੁ। ਯਾ_ਮੈ ਕਛੂ ਭੇਦ ਨਹੀ ਮਾਨਹੁ। ੬੯੬। 
੭%/ੜਲ 
ਧਰਾਧਾਰ ਪਦ _ਪੁਥਮ _ਉਚਾਰਨ _ਕੀਜੀਐ। _ਪ੍ਰਿਸਠਣਿ ਪਦ ਕੋ ਬਹੁਰਿ ਠਉਰ ਤਹ _ਦੀਜੀਐ। 
ਸਕਲ ਤੁਪਕ ਕੇ ਨਾਮ ਚਤੁਰ ਜੀ _ਜਾਨੀਐ। ਹੋਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ। ੬੯੭। 


ਦੰਹਰ” 
ਧਰਾਰਾਜ ਪ੍ਰਥਮੈ _ਉਚਰਿ ਪੁਨਿ ਪ੍ਰਿਸਠਨਿ ਪਦ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੯੮। 
ਧਰਾ ਆਦਿ ਸਬਦ _ਉਚਰਿ ਕੈ ਨਾਇਕ ਅੰਤ ਉਚਾਰ। 
ਪ੍ਰਿਸਠ ਭਾਖਿ ਬੰਦੂਕ ਕੇ ਲੀਜਹੁ ਨਾਮ ਸੁ ਧਾਰ। ੬੯੯। 
ਚੱਪਣ/ 
ਧਰਾ ਸਬਦ ਕੋ ਆਦਿ ਬਖਾਨਹੁ। ਨਾਇਕ _ਸਬਦ ਤਹਾ ਫੁਨਿ _ਠਾਨਹੁ। 
ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ। ਨਾਮ ਤੁਪਕ ਕੈ ਸਭੈ _ਬਿਚਰੀਐ। _੭00। 
ਧਰਨੀ ਪਦ ਪ੍ਰਥਮੈ ਲਿਖਿ ਡਾਰੋਂ। ਰਾਵ ਸਬਦ ਤਿਹ ਅੰਤਿ ਉਚਾਰੋਂ। 
ਪ੍ਰਿਸਠਨਿ ਬਹੁਰਿ ਸਬਦ ਕੋ _ਦੀਜੈ। ਨਾਮ ਪਛਾਨ _ਤੁਪਕ ਕੋ __ਲੀਜੈ। _੭0੧। 
ਧਰਨੀਪਤਿ ਪਦ ਆਦਿ ਉਚਾਰੋ। ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ। 
ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭0੨। 
ਧਰਾਰਾਟ ਪਦ ਆਦਿ ਉਚਾਰੋ। _ਪ੍ਰਿਸਠਨਿ ਪਦ ਕੋ ਬਹੁਰਿ ਸੁਧਾਰੋਂ। 
ਨਾਮ ਤੁਪਕ ਜਾਨੋ ਮਨ ਮਾਹੀ। ਯਾ ਮੈ ਭੇਦ ਨੈਕ ਹੂੰ _ਨਾਹੀ। ੭0੩। 


ਧਰਾਰਾਜ _ਪੁਨਿ ਆਦਿ _ਉਚਾਰੀਐ। _ਤਾਹਿ _ਪ੍ਰਿਸਠਣੀ ਬਹੁਰਿ ਸੁ _ਧਰੀਐ। 
ਸਭ ਸ੍ਰੀ ਨਾਮ ਤੁਪਕ ਕੇ ਹੋਵਹਿ। ਜਾ ਕੇ ਸਭ ਗੁਨਿਜਨ ਗੁਨ ਜੋਵਹਿ। ੭0੪। 
ਧਰਾ ਸਬਦ ਕੋ ਆਦਿ ਉਚਾਰੋ। ਪ੍ਰਿਸਠਨਿ ਸਬਦ ਸੁ ਅੰਤਿ ਸੁਧਾਰੋਂ। 

ਸਕਲ ਨਾਮ ਤੁਪਕ ਕੇ _ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭0੫। 

ਧਰਾ ਸਬਦ ਕੋ ਆਦਿ ਭਨੀਜੈ। ਇੰਦੂ ਸਬਦ ਤਾ ਪਾਛੇ ਦੀਜੈ। 

ਪ੍ਰਿਸਠਨਿ ਪਦ ਕੋ ਬਹੁਰਿ ਉਚਾਰੋ। ਸਕਲ ਤੁਪਕ ਕੇ ਨਾਮ _ਬੀਚਾਰੋ। ੭0੬। 
ਧਰਾ ਸਬਦ ਕੋ ਆਦਿ ਉਚਰੀਐ। ਪਾਲਕ ਸਬਦ ਸੁ ਅੰਤਿ _ਬਿਚਰੀਐ। 
ਪ੍ਰਿਸਠਨਿ ਪਦ ਕੋ ਬਹੁਰਿ ਬਖਾਨੋ। ਸਭ ਹੀ ਨਾਮ ਤੁਪਕ ਕੇ ਜਾਨੋ। _੭07। 


ਸਸੜ _ ਨਾਮ _ ਮਾਲਾ ੪੯੩ 


ਪਹਿਲਾਂ “ਉਤਭੁਜ” ਪਦ ਨੂੰ _ਉਚਾਰੋ। ਫਿਰ 'ਪ੍ਰਿਸਠਨਿ” ਪਦ ਦਾ ਮਨ ਵਿਚ ਵਿਚਾਰ 
ਕਰੋ। (ਇਸ ਨੂੰ) ਸਭ ਤੁਪਕ _ਦੇ ਨਾਮ _ਸਮਝੋ। _ਇਸ ਵਿਚ ਕੋਈ ਅੰਤਰ ਨ _ਸਮਝੋ।੬੯੪। 
ਪਹਿਲਾਂ _“ਤਰੂ ਸੁਤ” ਪਦ ਦਾ ਉਚਾਰਨ _ਕਰੋਂ। _ਫਿਰ _'ਪ੍ਰਿਸਠਣੀ” ਸ਼ਬਦ _ਦਾ ਉਚਾਰਨ _ਕਰੋਂ। 
(ਇਸ ਨੂੰ) _ਸਭ ਲੋਗ ਤੁਪਕ _ਦਾ _ਨਾਮ _ਸਮਝੋ। _ਇਸ _ਵਿਚ ਰਤਾ ਜਿੰਨਾ ਫਰਕ _ਨ 
ਸਮਝੌ।੬੯੫। 


'ਪਤ੍ਰੀ` ਪਦ ਨੂੰ ਪਹਿਲਾਂ ਕਥਨ _ਕਰੋ। ਫਿਰ 'ਪ੍ਰਿਸਠਣਿ” ਸ਼ਬਦ ਨੂੰ ਰਖੋ। (ਇਸ ਨੂੰ) 


ਸਭ ਤੁਪਕ _ਦਾ _ਨਾਮ _ਸਮਝੋ। _ਇਸ ਵਿਚ _ਕੋਈ ਭੇਦ ਨ _ਸਮਝੋ।੬੯੬। 
੭%7ੜਲ਼ 

ਪਹਿਲਾਂ _“ਧਰਾਧਾਰ” (ਧਰਤੀ _ਦੇ ਆਸਰੇ _ਖੜੋਤਾ _ਬ੍ਰਿਛ) _ਪਦ ਦਾ ਉਚਾਰਨ _ਕਰੋਂ। 
ਫਿਰ 'ਪ੍ਰਿਸਠਣਿ” ਪਦ ਨੂੰ ਉਸ ਨਾਲ ਜੋੜੋ। _(ਇਸ ਨੂੰ) ਸਭ _ਲੋਗ ਮਨ ਵਿਚ ਤੁਪਕ ਦਾ 
ਨਾਮ _ਸਮਝੋ। _ਇਸ _ ਕਥਨ _ ਵਿਚ _ਕੋਈ ਭੇਦ ਨ _ਸਮਝੋ।੬੯੭। 
ਦੰਹਰਾ 

“ਧਰਾਰਾਜ” (ਧਰਤੀ ਉਤੇ _ਸੁਸੋਭਿਤ ਬ੍ਰਿਛ) _ਪਹਿਲਾਂ _ਉਚਾਰ _ਕੇ ਫਿਰ _'ਪ੍ਰਿਸਠਨਿ” 
ਪਦ ਜੋੜੋ। (ਇਹ) ਨਾਮ ਤੁਪਕ ਦਾ _ਬਣੇਗਾ। ਸਾਰੇ ਮਨ ਵਿਚ ਸੋਚ _ਲਵੋ। ੬੯੮। ਪਹਿਲਾਂ 
“ਧਰਾ? ਸ਼ਬਦ _ਦਾ ਉਚਾਰਨ _ਕਰ ਕੇ, (ਫਿਰ) ਅੰਤ ਤੇ “ਨਾਇਕ” ਸ਼ਬਦ _ਉਚਾਰੋ। (ਫਿਰ) 
“ਪ੍ਰਿਸਠ` _ਪਦ _ਦੀ _ਵਰਤੋ' ਕਰਨ _ਨਾਲ _ਤੁਪਕ _ਦਾ _ਨਾਮ _ਬਣ _ ਜਾਏਗਾ।੬੯੯। 
ਚੱਪਲਣ? 

ਪਹਿਲਾਂ “ਧਰਾ? ਸ਼ਬਦ _ਦਾ ਕਥਨ _ਕਰੋ। ਫਿਰ “ਨਾਇਕ” ਸ਼ਬਦ ਉਸ _ਨਾਲ ਜੋੜੋ। 

ਸਭ _(ਇਸ ਨੂੰ) ਤੁਪਕ _ਦਾ _ਨਾਮ _ਸਮਝੋ।੭00। _ਪਹਿਲਾਂ 
“ਧਰਨੀ” ਸ਼ਬਦ _ਲਿਖ _ਲਵੋਂ। _ਉਸ _ਦੇ ਅੰਤ ਉਤੇ _'ਰਾਵ” ਸ਼ਬਦ _ਉਚਾਰਨ _ਕਰੋਂ। _ਫਿਰ 
'ਪ੍ਰਿਸਠਨਿ” _ਸ਼ਬਦ _ਰਖੋ। _(ਇਸ ਨੂੰ) ਤੁਪਕ _ਦਾ _ਨਾਮ _ਸਮਝ _ ਲਵੋਂ।੭0੧। 

ਪਹਿਲਾਂ _'ਧਰਨੀ _ਪਤਿ” ਪਦ _ਉਚਾਰੋ। _ਫਿਰ _'ਪ੍ਰਿਸਠਨਿ” ਸ਼ਬਦ _ਜੋੜੋ। _(ਇਸ ਨੂੰ) 
ਸਭ _ਲੋਗ ਮਨ _ਵਿਚ ਤੁਪਕ ਦਾ ਨਾਮ _ਸਮਝੋ। _ਇਸ ਵਿਚ (ਕਿਸੇ ਕਿਸਮ ਦਾ) ਕੋਈ 
ਭੇਦ ਨ _ਮਨੋ।੭05। _'ਧਰਾਰਾਟ” _(ਬ੍ਰਿਛ) _ਪਦ ਪਹਿਲਾਂ _ਉਚਾਰਨ _ਕਰੋਂ। _ਫਿਰ _'ਪ੍ਰਿਸਠਣਿ” 
ਸ਼ਬਦ ਜੋੜੋ। (ਇਸ ਨੂੰ) ਮਨ ਵਿਚ ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ ਭੇਦ ਨਹੀਂ 
ਹੰ।੭0੩। 

“ਧਰਾਰਾਜ” _(ਬ੍ਰਿਛ) ਫਿਰ ਸ਼ੁਰੂ _ਵਿਚ _ਉਚਾਰੋਂ। _ਫਿਰ _ਉਸ _ਨਾਲ 'ਪ੍ਰਿਸਠਣੀ” ਜੋੜੋ। 
ਇਹ _ ਸਭ _ ਨਾਮ _ ਤੁਪਕ” ਦਾ _ਹੋਵੇਗਾ। _ਇਸ _ ਨੂੰ ਸਾਰੇ ਬੁੱਧੀਮਾਨ _ਸਮਝ _ਲੈਣ।੭0੪। 
ਪਹਿਲਾਂ “ਧਰਾ” ਸ਼ਬਦ ਨੂੰ ਉਚਾਰੋ। _(ਫਿਰ) ਅੰਤ ਵਿਚ 'ਪ੍ਰਿਸਠਨਿ” ਸ਼ਬਦ _ਰਖੋ। ਸਭ __ਇਸ 
ਨੂੰ ਤੁਪਕ _ਦਾ ਨਾਮ _ਸਮਝੋ। _ਇਸ ਵਿਚ ਕਿਸੇ ਕਿਸਮ ਦਾ ਭੇਦ ਨ ਮਨੋ।੭0੫। 

ਪਹਿਲਾਂ “ਧਰਾ” ਸ਼ਬਦ ਨੂੰ ਕਹੋ। ਉਸ ਤੋਂ ਬਾਦ ਇੰਦੂ” (ਬ੍ਰਿਛ) ਸ਼ਬਦ ਜੋੜੋ। _ਫਿਰ 
'ਪ੍ਰਿਸਠਨਿ” ਸ਼ਬਦ _ਉਚਾਰੋ। _(ਇਸ ਨੂੰ) ਸਭ ਤੁਪਕ ਦੇ ਨਾਮ _ਸਮਝੋ। _੭0੬। 'ਧਰਾ” ਸ਼ਬਦ 
ਨੂੰ ਪਹਿਲਾਂ _ਉਚਾਰੋ। “ਪਾਲਕ” ਸ਼ਬਦ ਨੂੰ ਅੰਤ ਵਿਚ _ਵਿਚਾਰੋ। _ਇਸ _ਪਿਛੋਂ _'ਪ੍ਰਿਸਠਨਿ” ਪਦ 
ਦਾ _ਕਥਨ _ਕਰੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ।207। 


੪੯੪ 


ਸੀ _ਦਸਮ-ਗ੍ੰਥ _ਸਾਹਿਬ 


ਤਰੁਜ ਸਬਦ ਕੋ ਆਦਿ _ਬਖਾਨੋ। ਨਾਥ ਸਬਦ _ਤਿਹ ਅੰਤਿ ਪ੍ਰਮਾਨੋ। 
ਪ੍ਰਿਸਠਨਿ ਸਬਦ ਸੁ ਬਹੁਰਿ _ਭਨੀਜੈ। ਨਾਮ ਜਾਨ ਤੁਪਕ ਕੋ _ਲੀਜੈ। _੭0੮। 
ਦੂਮਜ ਸਬਦ ਕੋ ਆਦਿ ਸੁ ਦੀਜੈ। ਨਾਇਕ ਪਦ ਕੋ ਬਹੁਰਿ ਭਨੀਜੈ। 
ਪ੍ਰਿਸਠਨਿ ਸਬਦ ਸੁ ਅੰਤਿ ਬਖਾਨਹੁ। ਸਭ ਹੀ ਨਾਮ ਤੁਪਕ ਕੇ ਮਾਨਹੁ। ੭0੯। 
ਫਲ ਪਦ ਆਦਿ ਉਚਾਰਨ _ਕੀਜੈ। ਤਾ ਪਾਛੇ ਨਾਇਕ ਪਦ ਦੀਜੈ। 

ਪੁਨਿ _ਪ੍ਰਿਸਠਨਿ ਤੁਮ ਸਬਦ _ਉਚਾਰੋ। _ਨਾਮ ਤੁਪਕ ਕੇ ਸਕਲ _ਬਿਚਾਰੋ। _੭੧0। 
ਤਰੁਜ ਸਬਦ ਕੋ ਆਦਿ ਉਚਰੀਐ। ਰਾਜ ਸਬਦ ਕੋ ਬਹੁਰਿ ਸੁ ਧਰੀਐ। 

ਤਾ ਪਾਛੇ ਪ੍ਰਿਸਠਨਿ ਪਦ _ਦੀਜੈ। _ਨਾਮ _ਤੁਫੰਗ ਜਾਨ ਜੀਅ ਲੀਜੈ। _੭੧੧। 


ਧਰਨੀਜਾ ਪਦ ਆਦਿ _ਭਨਿਜੈ। ਰਾਟ ਸਬਦ ਤਾ ਪਾਛੇ ਦਿਜੈ। 


ਪ੍ਰਿਸਠਨਿ ਪਦ ਕੋ ਅੰਤਿ ਬਖਾਨੋ। ਨਾਮ ਤੁਪਕ ਸਭ ਭੇਦ ਨ ਮਾਨੋ। ੭੧੨। 
ਬਿਰਿਛਜ ਸਬਦ ਕੋ ਆਦਿ ਭਨੀਜੈ। _ਤਾ ਪਾਛੈ ਰਾਜਾ ਪਦ ਦੀਜੈ। 


ਪ੍ਰਿਸਠਨਿ ਸਬਦ ਸੁ ਅੰਤਿ ਉਚਾਰੋ। ਨਾਮ ਤੁਪਕ ਕੇ ਸਕਲ _ਬਿਚਾਰੋ। _੭੧੩। 


ਤਰੁ ਰੂਹ ਅਨੁਜ ਆਦਿ ਪਦ ਦੀਜੈ। ਨਾਇਕ ਪਦ ਕੋ ਬਹੁਰਿ ਭਨੀਜੈ। 
ਪ੍ਰਿਸਠਨਿ ਸਬਦ ਅੰਤ ਕੋ ਦੀਨੇ। ਨਾਮ ਤੁਪਕ ਕੇ _ਹੋਹਿੰ ਨਵੀਨੇ। ੭੧੪। 
ਦੰਹਰ” 
ਤਰੁ ਰੁਹ ਪ੍ਰਿਸਠਨਿ ਪੁਥਮ ਹੀ ਮੁਖ ਤੇ ਕਰੋ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। _੭੧੫। 
ਸੁ ਕਬਿ ਬਕਤ੍ਰ ਤੇ ਕੁੰਦਣੀ ਪ੍ਰਥਮੈ ਕਰੋ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਮਤਿ ਸਵਾਰ। ੭੧੬। 
੭%7ਤਲ 


ਕਾਸਟ ਕ੍ੰਦਨੀ ਆਦਿ ਉਚਾਰਨ _ਕੀਜੀਐ। 
ਨਾਮ ਤੁਪਕ ਕੇ ਚੀਨ ਚਤੁਰ ਚਿਤ _ਲੀਜੀਐ। 
ਬ੍ਰਿਛਜ _ਬਾਸਨੀ ਸਬਦ _ਬਕਤ੍ਰ _ਤੇ _ਭਾਖੀਐ। 
ਹੋ ਨਾਮ ਤੁਪਕ ਕੇ ਜਾਨਿ ਹਿਿਦੈ ਮੈ ਰਾਖੀਐ। ੭੧੭। 


ਧਰਏਸ ਰਜਾ ਸਬਦ ਸੁ ਅੰਤਿ _ਬਖਾਨੀਐ। 

ਤਾ ਪਾਛੇ ਕੁੰਦਨੀ ਬਹੁਰਿ ਪਦ _ਠਾਨੀਐ। 

ਸੁ ਕਬਿ ਸਭੈ ਚਿਤ ਮਾਝ ਸੁ ਸਾਚ _ਬਿਚਾਰੀਯੋ। 

ਹੋ ਨਾਮ ਤੁਪਕ ਕੇ ਸਕਲ _ਨਿਸੰਕ _ਉਚਾਰੀਯੋ। ੭੧੮। 


ਤਰੂਜ _ਬਾਸਨੀ ਆਦਿ ਸੁ ਸਬਦ _ਬਖਾਨੀਐ। 
ਨਾਮ ਤੁਪਕ ਕੇ ਸਕਲ ਸੁ ਕਬਿ ਮਨ ਮਾਨੀਐ। 
ਯਾ ਮੈ ਸੰਕ ਨ ਕਛੂ ਹਿਿਦੈ ਮੈ ਕੀਜੀਐ। 


੮ 


ਹੋ ਜਹਾ ਜਹਾ ਇਹ ਨਾਮ _ਚਹੋ ਤਹ _ਦੀਜੀਐ।੭੧੯। 


ਸਸਤ _ ਨਾਮ _ ਮਾਲਾ ੪੯੫ 


'ਤਰੁਜ” (ਬ੍ਰਿਛ ਤੋਂ ਪੈਦਾ ਹੋਇਆ ਕਾਠ) ਸ਼ਬਦ ਨੂੰ ਪਹਿਲਾਂ _ਕਹੋ। _ਉਸ ਦੇ ਅੰਤ 
ਉਤੇ “ਨਾਥ” ਸ਼ਬਦ ਰਖੋ। ਫਿਰ 'ਪ੍ਰਿਸਠਨਿ” ਸ਼ਬਦ ਕਹੋ। (ਇਸ ਨੂੰ) ਤੁਪਕ ਦਾ ਨਾਮ ਸਮਝ 
ਲਵੋ। _੭0੮। 'ਦੂਮਜ” ਸ਼ਬਦ ਨੂੰ ਪਹਿਲਾਂ _ਰਖੋ। ਫਿਰ “ਨਾਇਕ” _ਪਦ ਸ਼ਾਮਲ ਕਰੋ। _ਅਖੀਰ 
ਉਤੇ 'ਪ੍ਰਿਸਠਨਿ” ਸ਼ਬਦ ਕਥਨ _ਕਰੋ। (ਇਸ ਨੂੰ ) ਸਾਰੇ ਤੁਪਕ ਦਾ ਨਾਮ _ਸਮਝੋ। _੭0੯। 

ਪਹਿਲਾਂ _'ਫਲ” _ਪਦ _ਦਾ ਉਚਾਰਨ _ਕਰੋ। _ਉਸ ਪਿਛੋਂ “ਨਾਇਕ” ਪਦ ਜੋੜੋਂ। _ਫਿਰ 
ਤੁਸੀਂ _'ਪ੍ਰਿਸਠਨਿ” ਸ਼ਬਦ _ਦਾ _ਕਥਨ _ਕਰੋ। _(ਇਸ ਨੂੰ) ਸਭ ਲੋਗ ਤੁਪਕ _ਦੇ ਨਾਮ 
ਸਮਝੋ।੭੧0। _ਪਹਿਲਾਂ _'ਤਰੁਜ” _(ਬ੍ਰਿਛ _ਤੋਂ ਜਨਮਿਆ _ਕਾਠ) ਨੂੰ _ਉਚਾਰੋ। _ਫਿਰ _'ਰਾਜ” 
ਸ਼ਬਦ ਨੂੰ ਜੋੜੋ। _ਇਸ ਪਿਛੋਂ _'ਪ੍ਰਿਸਠਨਿ” ਸ਼ਬਦ ਨੂੰ ਰਖੋ। (ਇਸ ਦਾ) ਮਨ ਵਿਚ ਤੁਫੰਗ 
(ਤੁਪਕ) ਨਾਮ _ਜਾਣ _ਲਵੋ।੭੧੧। 

ਪਹਿਲਾਂ _“ਧਰਨੀਜਾ” (ਧਰਤੀ ਤੋਂ ਪੈਦਾ ਹੋਇਆ _ਬ੍ਰਿਛ) _ਪਦ ਆਰੰਭ _ਵਿਚ _ਕਹੋ। 
ਉਸ ਪਿਛੋਂ _'ਰਾਟ” ਸ਼ਬਦ ਜੋੜੋ। ਅੰਤ ਉਤੇ 'ਪ੍ਰਿਸਨਨਿ” ਪਦ ਨੂੰ ਰਖੋ। (ਇਹ) ਤੁਪਕ ਦਾ 
ਨਾਮ ਹੈ, ਸਾਰੇ _ਲੋਗ _ਕੋਈ ਸੰਸਾ _ਨ _ਕਰੋ।੭੧੨। ਪਹਿਲਾਂ _'ਬ੍ਰਿਛਜ” ਸ਼ਬਦ _ਦਾ _ਵਰਣਨ 
ਕਰੋ। _ਉਸ ਪਿਛੋਂ ਰਾਜਾ _ਪਦ _ਜੋੜੋਂ। _ਅੰਤ _ਉਤੇ _'ਪ੍ਰਿਸਠਨਿ” ਸ਼ਬਦ _ਦਾ ਉਚਾਰਨ _ਕਰੋਂ। 
(ਇਸ ਨੂੰ) ਸਾਰੇ _ਤੁਪਕ _ਦਾ _ਨਾਮ _ ਸਮਝੋ।੭੧੩। 

ਪਹਿਲਾਂ _'ਤਰੁ _ਰੁਹ _ਅਨੁਜ” ਪਦ _ਰਖੋ। ਫਿਰ “ਨਾਇਕ” ਸ਼ਬਦ _ਦਾ ਕਥਨ _ਕਰੋਂ। 
'ਪ੍ਰਿਸਠਨਿ” ਸ਼ਬਦ _ਅੰਤ _ਉਤੇ _ਰਖੋਂ। _(ਇਹ) ਤੁਪਕ _ਦਾ ਨਵਾਂ ਨਾਮ ਹੋ ਜਾਏਗਾ।੭੧੪। 
ਦੰਹਰਾ 

ਪਹਿਲਾਂ _'ਤਰੁ _ਰੁਹ ਪ੍ਰਿਸਠਨਿ” (ਸ਼ਬਦਾਂ) ਨੂੰ ਮੂੰਹ ਤੋਂ ਉਚਾਰਨ _ਕਰੋ। (ਇਹ) ਨਾਮ 
ਤੁਪਕ _ਦਾ ਹੁੰਦਾ ਹੈ। _ਇਸ ਨੂੰ ਚਤਰੋ! ਨਿਸਚੈ _ਕਰ _ਲਵੋ।੭੧੫। ਹੇ _ਕਵੀਓ! ਪਹਿਲਾਂ 
ਮੂੰਹੋਂ _'ਕੁੰਦਣੀ` ਸ਼ਬਦ _ਦਾ _ਉਚਾਰਨ _ਕਰੋ। _(ਇਹ) ਤੁਪਕ _ਦਾ _ਨਾਮ ਹੈ। _ਸਾਰੇ _ਸਿਆਣੇ 
ਵਿਚਾਰ _ਕਰ _ਲਵੋਂ।੭੧੬। 


੭/ਤਲ 


ਪਹਿਲਾਂ “ਕਾਸਟ ਕੁੰਦਨੀ` ਸ਼ਬਦ _ਦਾ ਉਚਾਰਨ _ਕਰੋ। (ਇਸ ਨੂੰ) ਤੁਪਕ ਦਾ ਨਾਮ 
ਸਮਝ ਕੇ ਚਿਤ ਵਿਚ ਰਖੋ। ਮੂੰਹ ਤੋਂ _'ਬ੍ਰਿਛਜ _ਬਾਸਨੀ” ਸ਼ਬਦ _ਉਚਾਰੋ। (ਇਹ) ਨਾਮ ਤੁਪਕ 
ਦਾ ਹੈ, ਹਿਰਦੇ ਵਿਚ _ ਵਸਾ __ ਲਵੋ।੭੧੭। 


ਪਹਿਲਾਂ _“ਧਰਏਸ” ਅਤੇ _ਅੰਤ _ਉਤੇ _'ਰਜਾ”_ ਨੂੰ ਬਖਾਨ _ਕਰੋ। _ਫਿਰ _ਇਸ ਪਿਛੋਂ 


'ਕੁੰਦਨੀ” ਸ਼ਬਦ ਜੋੜੋਂ। ਸਾਰੇ ਕਵੀ ਚਿਤ ਵਿਚ (ਇਹ ਗੱਲ) ਸਚ _ਮੌਨ ਲਵੋ। (ਇਸ ਨੂੰ) 
ਤੁਪਕ _ਦੇ ਨਾਮ ਵਜੋਂ _ਸਾਰੇ _ਨਿਸੰਗ _ਹੋ__ਕੇ _ਉਚਾਰਨ _ਕਰੋ।੭੧੮। 


ਸ਼ੁਰੂ ਵਿਚ _'ਤਰੁਜ _ਬਾਸਨੀ” ਸ਼ਬਦ _ਕਹੋਂ। (ਇਹ) ਨਾਮ ਤੁਪਕ ਦਾ ਹੈ, ਸਾਰੇ ਕਵੀ 
ਵਿਚ _ਧਾਰਨ _ਕਰ _ਲਵੋਂ। ਇਸ ਬਾਰੇ ਮਨ ਵਿਚ ਕੋਈ ਸ਼ੰਕਾ ਨ ਰਖੋ। ਜਿਥੇ ਚਾਹੋ, 
ਨਾਮ _ਦਾ _ਪੁਯੋਗ _ ਕਰ _ਦਿਓ।੭੧੯। 


੪੯੬ 


ਸੀ _ਦਸਮ-ਗ੍ੰਥ _ਸਾਹਿਬ 


ਚੱਪਣ? 
ਭੂਮਿ ਸਬਦ ਕੋ ਆਦਿ ਉਚਾਰੋ। ਜਾ ਪਦ ਤਿਹ ਪਾਛੇ ਦੈ ਡਾਰੋ। 
ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭੨0। 


ਪ੍੍‌ਥੀ ਸਬਦ ਕੋ ਆਦਿ ਉਚਾਰੋ। ਤਾ ਪਾਛੇ ਜਾ ਪਦ ਦੈ ਡਾਰੋ। 

ਨਾਮ ਤੁਫੌਗ ਜਾਨ _ਜੀਯ _ਲੀਜੈ। _ਚਹੀਐ ਜਹਾ ਤਹੀ ਪਦ _ਦੀਜੈ। _੭੨੧। 
ਬਸੁਧਾ ਸਬਦ ਸੁ ਆਦਿ ਬਖਾਨਹੁ। ਤਾ ਪਾਛੇ ਜਾ ਪਦ ਕਹੁ ਠਾਨਹੁ। 

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭੨੨। 


ਪ੍ਰਥਮ ਬਸੁੰਧ੍ਰਾ ਸਬਦ ਉਚਰੀਐ। _ਤਾ ਪਾਛੇ ਜਾ ਪਦ ਦੈ ਡਰੀਐ। 
ਨਾਮ ਤੁਪਕ ਕੇ ਸਭਿ ਜੀਅ ਲਹੀਐ। _ਚਹੀਐ ਜਹਾ ਤਹੀ ਪਦ ਕਹੀਐ। ੭੨੩। 
ਤਰਨੀ ਪਦ ਕੋ ਆਦਿ ਬਖਾਨੋ। _ਤਾ ਪਾਛੇ ਜਾ ਪਦ ਕੋ ਠਾਨੋ। 
ਨਾਮ ਤੁਪਕ ਕੇ ਸਭ ਹੀ ਲਹੀਐ। _ਚਹੀਐ ਜਹਾ ਤਹੀ ਪਦ ਕਹੀਐ। _੭੨੪। 
ਛਾ 
ਬਲੀਸ ਆਦਿ _ਬਖਾਨ। _ਬਾਸਨੀ ਪੁਨਿ ਪਦ ਠਾਨ। 
ਨਾਮੈ ਤੁਪਕ ਸਭ ਹੋਇ। ਨਹੀ ਭੇਦ ਯਾ ਮਹਿ ਕੋਇ। ੭੨੫। 
ਦੱਖਣ 
ਸਿੰਘ ਸਬਦ ਕੋ ਆਦਿ ਬਖਾਨ। ਤਾ ਪਾਛੇ ਅਰਿ ਸਬਦ ਸੁ _ਠਾਨ। 
ਨਾਮ ਤੁਪਕ ਕੇ ਸਕਲ _ਪਛਾਨਹੁ। _ਯਾ_ ਮੈ ਕਛੂ ਭੇਦ ਨਹੀ ਮਾਨਹੁ। ੭੨੬। 
ਪੁੰਡਰੀਕ ਪਦ ਆਦਿ ਉਚਾਰੋ। _ਤਾ ਪਾਛੇ ਅਰਿ ਪਦ ਦੈ ਡਾਰੋ। 
ਨਾਮ ਤੁਪਕ ਕੇ ਸਭ ਲਹਿ _ਲੀਜੈ। ਯਾ_ਮੈ ਕਛੂ ਭੇਦ ਨਹੀ ਕੀਜੈ। ੭੨੭। 
ਆਦਿ ਸਬਦ ਹਰ ਜਛ _ਉਚਾਰੋ। ਤਾ ਪਾਛੇ ਅਰਿ ਪਦ ਦੈ ਡਾਰੋਂ। 
ਨਾਮ ਤੁਪਕ ਕੇ ਸਭ ਜੀਅ ਲਹੀਯੋ। _ਚਹੀਐ ਨਾਮ ਜਹਾ ਤਹ ਕਹੀਯੋ। ੭੨੮। 


ਛਾਦਾ 
ਮ੍ਰਿਗਰਾਜ ਆਦਿ ਉਚਾਰ। _ਅਰਿ ਸਬਦ ਬਹੁਰਿ ਸੁ _ਧਾਰ। 
ਤਊਫੰਗ ਨਾਮ _ਪਛਾਨ। ਨਹੀ ਭੇਦ ਯਾ ਮਹਿ _ਮਾਨ। ੭੨੯। 
ਚੱਪਣ? 
ਆਦਿ ਸਬਦ ਮ੍ਿਗਿਰਾਜ ਉਚਾਰੋ। ਤਾ ਪਾਛੇ ਰਿਪੁ ਪਦ ਦੈ ਡਾਰੋ। 
ਨਾਮ ਤੁਪਕ ਕੇ ਸਕਲ ਪਛਾਨੋ। ਯਾ_ਮੈ ਕਛੂ ਭੇਦ ਨਹੀ ਜਾਨੋ। ੭੩0। 


ਪਸੁ _ਪਤੇਸ ਪਦ ਪ੍ਰਥਮ ਭਨਿਜੈ। ਤਾ ਪਾਛੈ ਅਰਿ ਪਦ ਕੋ ਦਿਜੈ। 
ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭੩੧। 


ਸਸੜ _ ਨਾਮ _ ਮਾਲਾ ੪੯ 


ਚੱ੫ਣਾ/ 


ਪਹਿਲਾਂ _'ਭੂਮਿ` ਸ਼ਬਦ _ਕਹੋ। ਫਿਰ ਜਾ” ਵਿਚ 
ਲੋਗ ਤੁਪਕ ਦਾ ਨਾਮ ਮਨ ਵਿਚ _ਵਸਾਓ। ਇਸ ਜਿੰਨਾ ਭੇਦ ਨ __ਸਮਝੋ।੭੨0। 

ਪਹਿਲਾਂ 'ਪ੍ਰਿਥੀ` ਸ਼ਬਦ _ਦਾ ਉਚਾਰਨ _ਕਰੋ। ਇਸ ਪਿਛੋ ਜਾ” ਪਦ ਜੋੜੋ। (ਇਹ) 
ਨਾਮ _ਤੁਫੌੰਗ _ਦਾ ਮਨ _ਵਿਚ ਧਾਰਨ _ਕਰੋ। ਜਿਥੇ ਉਥੇ _ਵਰਤ _ਲਵੋ।੭੨੧। “ਬਸੁਧਾ” 
(ਧਰਤੀ) ਸ਼ਬਦ ਸ਼ੁਰੂ ਵਿਚ _ਰਖੋ। ਇਸ ਪਿਛੇ ਜਾ” ਪਦ ਜੋੜੋਂ। (ਇਸ ਨੂੰ) ਸਭ _ਮਨ ਵਿਚ 
ਤੁਪਕ ਦਾ _ਨਾਮ _ਸਮਝੋਂ। _ਇਸ _ਵਿਚ _ਰਤਾ ਜਿੰਨਾ _ਭੇਦ ਨ _ਸਮਝੋਂ।੭੨੨। 

ਪਹਿਲਾਂ “ਬਸੁੰਧਾ” (ਧਰਤੀ) ਸ਼ਬਦ _ਉਚਾਰੋ। _ਇਸ ਪਿਛੋਂ _'ਜਾ` ਪਦ ਜੋੜੋ। ਸਭ ਇਸ 
ਨੂੰ ਮਨ ਵਿਚ ਤੁਪਕ ਦਾ _ਨਾਮ _ਸਮਝੋ। _ਜਿਥੇ _ਚਾਹੋਂ, _ਉਥੇ _ਵਰਤ _ਲਵੋ।੭੨੩। _ਪਹਿਲਾਂ 


'ਤਰਨੀ” (ਨਦੀ) ਸ਼ਬਦ ਨੂੰ _ਵਰਤੋ। ਫਿਰ “ਜਾ” ਪਦ ਨੂੰ ਜੋੜੋ। ਸਭ _ਇਸ ਨੂੰ ਤੁਪਕ ਦਾ 


ਨਾਮ _ਸਮਝੋਂ। _ਜਿਥੇ _ਚਾਹੋਂ, _ਇਸ _ਦੀ ਵਰਤੋਂ _ਕਰੋਂ।੭੨੪। 
ਛਾਦਾ 

ਪਹਿਲਾਂ _“ਬਲੀਸ” _(ਬੇਲਾਂ _ਦਾ ਸੁਆਮੀ) ਬਖਾਨ _ਕਰੋ। _ਫਿਰ _“ਬਾਸਨੀ” ਸ਼ਬਦ _ਜੋੜੋ। 
ਇਹ ਤੁਪਕ _ਦਾ _ਨਾਮ _ਹੋਵੇਗਾ। _ਇਸ _ਵਿਚ _ਕੋਈ ਸੰਦੇਹ _ਵਾਲੀ _ਗੌਲ _ਨਹੀਂ। _੭੨੫। 
ਚੱਪਣ? 

ਪਹਿਲਾਂ _'ਸਿੰਘ` ਸ਼ਬਦ _ਕਹੋਂ। ਫਿਰ _'ਅਰਿ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ 
ਦਾ ਨਾਮ ਸਮਝੋਂ। ਇਸ ਵਿਚ ਕੋਈ ਸੰਸਾ ਨ ਰਖੋ।੭੨੬। ਪਹਿਲਾਂ 'ਪੁੰਡਰੀਕ” (ਸ਼ੇਰ) ਪਦ 
ਉਚਾਰੋ। _ਇਸ ਪਿਛੋ _'ਅਰਿ” ਸ਼ਬਦ _ਰਖੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਲਵੋਂ। 
ਇਸ ਵਿਚ ਕੋਈ _ਭੇਦ ਨ ਸਮਝੋ।੭੨੭। 

ਪਹਿਲਾਂ _ “ਹਰ _ਜਛ” _(ਪੀਲੀਆਂ _ਔਖਾਂ _ਵਾਲਾ ਸ਼ੇਰ) ਸ਼ਬਦ _ਉਚਾਰੋ। _ਇਸ _ ਪਿਛੋਂ 
'ਅਰਿ” ਸ਼ਬਦ ਜੋੜੋ। _(ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ _ਸਮਝੋਂ। ਜਿਥੇ ਚਾਹੋ, 
ਇਸ ਦੀ ਵਰਤੋ” _ਕਰੋ।੭੨੮। 


ਛਾਦਾ 

ਪਹਿਲਾਂ _'ਮ੍ਰਿਗਰਾਜ” ਸ਼ਬਦ _ਉਚਾਰੋ। _ਫਿਰ _'ਅਰਿ” ਸ਼ਬਦ _ਕਥਨ _ਕਰੋ। (ਇਸ ਨੂੰ) 
ਤੁਫੰਗ _ਦਾ _ਨਾਮ _ਵਿਚਾਰੋ। _ਇਸ _ਵਿਚ _ਕੋਈ ਭੇਦ ਨ _ਸਮਝੋ।੭੨੯। 
ਚੱਪਲ? 


ਪਹਿਲਾਂ _'ਮ੍ਰਿਗਰਾਜ” ਸ਼ਬਦ _ਉਚਾਰੋ। _ਇਸ _ਪਿਤੋ' _'“ਰਿਪੁ” ਪਦ ਜੋੜੋ। _ਸਾਰੇ (ਇਸ 
ਨੂੰ) ਤੁਪਕ ਦੇ ਨਾਮ ਵਜੋਂ _ਸਮਝੋ। ਇਸ ਵਿਚ ਕੋਈ ਭੇਦ ਨ ਸਮਝੋ।੭੩0। ਪਹਿਲਾਂ _'ਪਸੁ 
ਪਤੇਸ” (ਹਾਥੀਆਂ ਦਾ ਰਾਜਾ, ਸ਼ੇਰ) ਸ਼ਬਦ _ਕਹੋ। ਫਿਰ _'ਅਰਿ” ਪਦ ਨੂੰ ਜੋੜੋ। _(ਇਸ ਨੂੰ) 
ਸਭ ਤੁਪਕ _ਦਾ ਨਾਮ _ਸਮਝੋ। _ਇਸ _ਵਿਚ _ਕੋਈ ਫਰਕ _ਨ _ਸਮਝੋਂ।੭੩੧। 


੪੯੮ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰ” 
ਸਕਲ ਪਸੁਨ ਕੇ ਨਾਮ ਲੈ ਸਤ ਸਬਦ ਕਹਿ _ਅੰਤਿ। 
ਸਭ ਹੀ ਨਾਮ ਤੁਫੰਗ ਕੇ ਨਿਕਸਤ ਚਲਤ _ਅਨੰਤ। _੭੩੨। 
ਮ੍ਰਿਗ ਪਦ ਆਦਿ ਬਖਾਨਿ ਕੈ ਪਤਿ ਪਦ ਬਹੁਰਿ ਉਚਾਰ। 
ਅਰਿ ਕਹਿ ਨਾਮ ਤੁਫੰਗ ਕੇ ਲੀਜੈ ਸੁ ਕੜਿ ਸੁ ਧਾਰ। ੭੩੩। 
ਛਾ 
ਮ੍ਰਿਗ ਸਬਦ ਆਦਿ _ਬਖਾਨ। ਪਾਛੈ ਸੁ ਪਤਿ ਪਦ _ਠਾਨ। 
ਰਿਪੁ ਸਬਦ ਬਹੁਰਿ ਉਚਾਰ। ਸਭ ਨਾਮ ਤੁਪਕ _ਬਿਚਾਰ। ੭੩੪। 
ਸਿੰਗੀ ਪ੍ਰਿਥਮ ਪਦ ਭਾਖੁ। ਅਰਿ ਸਬਦ ਕਹਿ ਲਖਿ ਰਾਖੁ। 
ਅਰਿ ਸਬਦ ਬਹੁਰਿ _ਬਖਾਨ। ਸਭ ਨਾਮ ਤੁਪਕ _ਪਛਾਨ। _੭੩੫। 
ਛੱਦ ਵਡਾ 
ਪਤਿ ਸਬਦ ਆਦਿ _ਉਚਾਰਿ ਕੈ ਮ੍ਰਿਗ ਸਬਦ ਬਹੁਰਿ _ਬਖਾਨੀਐ। 
ਅਰਿ ਸਬਦ ਬਹੁਰਿ ਉਚਾਰ ਕੇ ਨਾਮ _ਤੁਪਕ _ਪਹਿਚਾਨੀਐ। 
ਨਹੀ ਭੇਦ ਯਾ ਮੈ ਨੈਕੁ ਹੈ ਸਭ ਸੁ ਕਬਿ ਮਾਨਹੁ ਚਿਤ ਮੈ। 
ਜਹ ਜਾਨੀਐ ਤਹ ਦੀਜੀਐ ਪਦ ਅਉਰ ਛੰਦ ਕਬਿਤ ਮੈ। _੭੩੬। 
ਜਪਣ? 
ਹਰਣ ਸਬਦ ਕੋ ਆਦਿ ਭਣਿਜੈ। ਤਾ ਪਾਛੇ ਪਤਿ ਪਦ ਕੋ ਦਿਜੈ। 
ਤਾ ਪਾਛੇ ਅਰਿ ਸਬਦ ਉਚਾਰੋ। ਨਾਮ ਤੁਪਕ ਕੇ ਸਕਲ _ਬਿਚਾਰੋ। ੭੩੭। 
ਸਿੰਗੀ ਆਦਿ ਉਚਾਰਨ _ਕੀਜੈ। ਤਾ ਪਾਛੇ ਪਤਿ ਪਦ ਕਹੁ _ਦੀਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। _੭੩੮। 
ਕ੍ਰਿਸਨਾਜਿਨ ਪਦ ਆਦਿ ਉਚਾਰੋ। _ਤਾ ਪਾਛੇ ਪਤਿ ਪਦ ਦੈ ਡਾਰੋ। 
ਨਾਮ ਤੁਪਕ ਕੇ ਸਭ ਪਹਿਚਾਨੋ। ਯਾ_ਮੈ ਭੇਦ ਨ ਕੋਊ ਜਾਨੋ। ੭੩੯। 
ਦੰਹਰ” 
ਨੈਨੋਤਮ ਪਦ _ਬਕਤ੍ਰ ਤੇ ਪੁਥਮੈ ਕਰੋ ਉਚਾਰ। 
ਪਤਿ ਅਰਿ ਕਹਿ ਕਰ ਤੁਪਕ ਕੇ ਲੀਜੋ ਨਾਮ ਸੁ _ਧਾਰ। ੭80। 
ਚੱਪਣ/ 
ਸ੍ਰੈਤਾਸ੍ਰੈਤ ਤਨਿ ਆਦਿ ਉਚਾਰੋ। ਤਾ ਪਾਛੇ ਪਤਿ ਸਬਦ _ਸਵਾਰੋ। 
ਰਿਪੁ ਪਦ ਬਹੁਰਿ ਉਚਾਰਨ ਕੀਜੈ। ਨਾਮ ਤੁਪਕ ਕੋ _ਸਭ _ਲਖਿ _ਲੀਜੈ। ੭੪੧ 
੭%/#ਤਲ 
ਮ੍ਰਿਗੀ ਸਬਦ ਕੋ ਆਦਿ ਉਚਾਰਨ _ਕੀਜੀਐ। 
ਤਾ ਪਾਛੇ ਨਾਇਕ ਸੁ ਸਬਦ ਕਹੁ _ਦੀਜੀਐ। 
ਸਤ੍ਹ ਸਬਦ ਕਹਿ ਨਾਮ ਤੁਪਕ ਕੇ _ਜਾਨੀਐ। 
ਹੋ ਜਉਨ ਠਉਰ ਪਦ ਰੂਚੈ ਸੁ ਤਹੀ ਬਖਾਨੀਐ। ੭੪੨। 


ਸਸੜ _ ਨਾਮ _ ਮਾਲਾ ੪੯੯ 


ਦੰਹਰ” 

ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ ਸਤ” ਸ਼ਬਦ ਜੋੜੋ। _(ਇਸ ਤਰ੍ਹਾਂ) 
ਸਾਰੇ ਤੁਪਕ _ਦੇ _ਨਾਮ _ਬਣਦੇ ਚਲੇ _ਜਾਣਗੇ।੭੩੨। ਪਹਿਲਾਂ _'ਮ੍ਰਿਗ” (ਪਸ਼ੂ) ਸ਼ਬਦ _ਕਹਿ 
ਕੇ ਫਿਰ ਪਤਿ” ਪਦ ਰਖੋ। ਫਿਰ 'ਅਰਿ” ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! 
ਵਿਚਾਰ _ਲਵੇਂ।੭੩੩। 
ਛਾਦ 

ਸ਼ੁਰੂ ਵਿਚ 'ਮ੍ਰਿਗ' ਸ਼ਬਦ ਬਖਾਨ ਕਰੋ। ਉਸ ਪਿਛੋਂ 'ਪਤਿ” ਸ਼ਬਦ ਜੋੜੋ। ਫਿਰ 'ਰਿਪੁ” 
ਸ਼ਬਦ _ਉਚਾਰੋ। _(ਇਸ ਨੂੰ) _ਸਭ ਤੁਪਕ _ਦਾ ਨਾਮ _ਵਿਚਾਰੋ।੭੩੪। _ਪਹਿਲਾਂ _'ਸਿੰਗੀ”` ਪਦ 
ਕਹੋ। ਫਿਰ 'ਅਰਿ” ਸ਼ਬਦ ਜੋੜੋਂ। ਫਿਰ 'ਅਰਿ” ਸ਼ਬਦ ਰਖੋ। ਸਭ _ਨਾਮ ਤੁਪਕ ਦੇ ਹੋ ਜਾਂਦੇ 
ਹਨ।੭੩੫। 


ਛੱਦ ਵੱਡਾ 

ਪਹਿਲਾਂ “ਪਤਿ” ਸ਼ਬਦ ਉਚਾਰ ਕੇ ਫਿਰ 'ਮਿਰਿਗ` ਸ਼ਬਦ _ਜੋੜੋ। _ਫਿਰ _'ਅਰਿ” ਸ਼ਬਦ 
ਉਚਾਰ ਕੇ ਤੁਪਕ ਦਾ ਨਾਮ _ਸਮਝੋਂ। ਇਸ _ਵਿਚ ਕਿਸ ਪੁਕਾਰ ਦਾ ਕੋਈ ਸੰਸਾ ਨਹੀਂ ਹੈ, 
ਸਾਰੇ ਕਵੀ ਮਨ ਵਿਚ ਵਿਚਾਰ ਕਰ _ਲੈਣ। ਜਿਥੇ ਚਾਹੋ, _ਪਦ ਜਾਂ ਕਬਿੱਤ ਜਾਂ ਛੰਦ ਵਿਚ 


ਜੌੜ ਦਿਓ।੭੩੬। 
ਚੱਪਣਾ 

ਪਹਿਲਾਂ _“ਹਰਣ” ਸ਼ਬਦ ਦਾ ਵਰਣਨ ਕਰੋ। ਫਿਰ ਪਤਿ” ਸ਼ਬਦ ਜੋੜੋ। ਫਿਰ 'ਅਰਿ” 
ਸ਼ਬਦ _ਦਾ ਉਚਾਰਣ _ਕਰੋ। _(ਇਸ ਨੂੰ) ਸਾਰੇ ਤੁਪਕ _ਦਾ ਨਾਮ _ਕਰ ਕੇ ਸਮਝੋ।੭੩੭। 
ਪਹਿਲਾਂ _'ਸਿੰਗੀ' ਸ਼ਬਦ _ਦਾ _ਉਚਾਰਨ _ਕਰੋ। _ਇਸ ਪਿਛੋਂ _'ਪਤਿ” ਸ਼ਬਦ ਨੂੰ _ਲਵੋ। _ਫਿਰ 
“ਸਤ ਸ਼ਬਦ _ਦਾ ਬਖਾਨ _ਕਰੋ। _ਸਭ _ਲੋਗ _(ਇਸ _ ਨੂੰ) ਤੁਪਕ _ਦਾ ਨਾਮ _ਸਮਝੋ।੭੩੮। 

ਪਹਿਲਾਂ _'ਕ੍ਰਿਸਨਾਜਿਨ” (ਕਾਲਾ _ਚਿੱਟਾ _ਹਿਰਨ) ਪਦ _ਉਚਾਰੋ। _ਫਿਰ _'ਪਤਿ” ਸ਼ਬਦ 
ਜੋੜੋ। ਇਸ ਨੂੰ ਸਾਰੇ ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ ਅੰਤਰ ਨ _ਮੰਨੋ।੭੩੯। 
ਦੰਹਰਾ 

ਪਹਿਲਾਂ _ ਮੂੰਹ ਤੋਂ _'ਨੈਨੌਤਮ” _ (ਉਤਮ _ ਨੈਣਾਂ _ਵਾਲਾ _ਹਿਰਨ) _ਸ਼ਬਦ _ਦਾ _ਉਚਾਰਨ 
ਕਰੋ। ਫਿਰ “ਪਤਿ” ਅਤੇ _'ਅਰਿ? ਸ਼ਬਦ ਕਹਿ ਕੇ ਤੁਪਕ ਦਾ ਨਾਮ _ਯਾਦ ਰਖ _ਲਵੋ।੭80। 
ਦੱਖਣ 

ਪਹਿਲਾਂ _'ਸ੍ਰੈਤਾਸ੍ਰੈਤ ਤਨਿ” (ਕਾਲੇ ਚਿੱਟੇ ਰੰਗ _ਵਾਲਾ, _ਹਿਰਨ) _ਦਾ ਉਚਾਰਨ _ਕਰੋ। 
ਪਿਛੋਂ ਪਤਿ” ਸ਼ਬਦ ਜੋੜੋਂ। ਫਿਰ 'ਰਿਪੁ` ਪਦ ਦਾ ਉਚਾਰਨ ਕਰੋ। ਇਸ ਨੂੰ ਸਭ ਲੋਗ ਤੁਪਕ 
ਦਾ ਨਾਮ _ ਸਮਝ ਲਵੋ ।੭੪੧। 
੭%/ੜਲ 

“ਮ੍ਿਗੀ` _(ਹਿਰਨੀ) ਸ਼ਬਦ ਨੂੰ ਪਹਿਲਾਂ _ਉਚਾਰੋ। _ਫਿਰ “ਨਾਇਕ” ਸ਼ਬਦ _ਕਹੋ। _ਫਿਰ 
'ਸਤ੍ਹ` ਸ਼ਬਦ ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਸਮਝੋ। ਜਿਥੇ ਚਿਤ _ਕਰੇ, ਇਸ _ਪਦ 
ਨੂੰ ਵਰਤ _ਲਵੋ।੭੪੨। 


੫00 


ਸੀ _ਦਸਮ-ਗ੍ਰੰਥ _ਸਾਹਿਬ 


ਸੇਤ ਅਸਿਤ ਅਜਿਨਾ ਕੇ ਆਦਿ ਉਚਾਰੀਐ। 
ਤਾ ਪਾਛੇ ਪਤਿ ਸਬਦ ਸੁ ਬਹੁਰਿ ਸੁਧਾਰੀਐ। 
ਸਤੁ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਸੁ _ਹੀਯ ਮੈ _ਜਾਨੀਐ। ੭੪੩। 
ਉਦਰ _ਸੇਤ ਚਰਮਾਦਿ ਉਚਾਰਨ _ਕੀਜੀਐ। 
ਤਾ ਕੇ ਪਾਛੇ ਬਹੁਰਿ ਨਾਥ ਪਦ _ਦੀਜੀਐ। 
ਤਾ ਕੇ ਪਾਛੇ ਰਿਪੁ ਪਦ ਬਹੁਰਿ ਉਚਾਰੀਐ। 
ਹੋ ਨਾਮ ਤੁਪਕ ਕੇ ਸਭ ਹੀ ਚਤੁਰ _ਬਿਚਾਰੀਐ। ੭੪੪। 
ਜੱਪਣ/ 
ਕਿਸਨ _ਪਿਸਠ _ਚਰਮਾਦਿ _ਉਚਾਰੋ। _ਤਾ ਪਾਛੇ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ _ਪਛਾਨੋ। _੭੪੫। 
ਚਾਰੁ ਨੇਤਰ ਸਬਦਾਦਿ _ਉਚਾਰੋ। _ਤਾ ਪਾਛੇ ਪਤਿ ਸਬਦ ਬਿਚਾਰੋ। 
ਸਤੁ ਸਬਦ ਕਹੁ ਬਹੁਰੋ_ਦੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। 7੪੬। 


ਨੈਨੋਤਮ ਪਦ ਆਦਿ ਉਚਾਰੋਂ। ਨਾਇਕ _ਪਦ ਪਾਛੇ ਦੇ ਡਾਰੋਂ। 


ਸਤੁ ਸਬਦ ਕਹੁ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਜੀਅ ਜਾਨੋ। _੭੪੭। 


ਦ੍ਰਿਗੀ ਸਬਦ ਕੋ ਆਦਿ ਬਖਾਨੋ। ਤਾ ਪਾਛੇ ਨਾਇਕ ਪਦ ਠਾਨੋ। 
ਸਤੂ ਸਬਦ ਕਹੁ ਬਹੁਰੋ ਦੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੭੪੮। 
ਚਖੀ ਸਬਦ ਕੋ ਆਦਿ ਉਚਾਰੋ। ਤਾ ਪਾਛੇ ਪਤਿ ਪਦ ਦੇ ਡਾਰੋ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ _ਜਾਨੋ। ੭੪੯। 
ਮ੍ਰਿਗੀ ਅਧਿਪ ਕੋ ਆਦਿ ਉਚਾਰੋ। ਤਾ ਪਾਛੇ ਪਤਿ ਪਦ ਦੇ ਡਾਰੋ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ _ਪਹਿਚਾਨੋ। _੭੫0। 
ਮ੍ਰਿਗੀਰਾਟ ਸਬਦਾਦਿ _ਭਨਿਜੈ। _ਤਾ ਪਾਛੇ ਪਤਿ ਪਦ ਕਹੁ _ਦਿਜੈ। 
ਸਤ੍ਹ ਸਬਦ ਕੋ ਅੰਤਿ ਉਚਾਰੋ। ਨਾਮ ਤੁਪਕ ਕੇ ਸਭ _ਜੀਅ ਧਾਰੋ। ੭੫੧। 
ਮ੍ਰਿਗੀ ਇੰਦੂ _ਸਬਦਾਦਿ _ਬਖਾਨੋ। _ਤਾ ਪਾਛੇ ਨਾਇਕ ਪਦ ਠਾਨੋ। 
ਤਾ ਪਾਛੇ _ਰਿਪੁ ਸਬਦ _ਭਨੀਜੈ। ਨਾਮ _ਤੁਫੰਗ ਚੀਨ ਚਿਤਿ _ਲੀਜੈ। ੭੫੨। 
ਮ੍ਰਿਗੀ ਏਸਰ ਕੋ ਆਦਿ ਉਚਰੀਐ। _ਤਾ ਪਾਛੇ ਪਤਿ ਪਦ ਦੇ ਡਰੀਐ। 
ਸਤ੍ਹ ਸਬਦ ਕੋ ਅੰਤਿ ਬਖਾਨੋ। ਨਾਮ ਤੁਫੰਗ ਸਕਲ _ਪਹਿਚਾਨੋ। _੭੫੩। 
੭%7ਤਲ 

ਮ੍ਰਿਗੀਰਾਜ ਕੋ ਆਦਿ ਉਚਾਰਨ _ਕੀਜੀਐ। 

ਤਾ ਕੇ ਪਾਛੇ ਨਾਇਕ ਪਦ ਕਹਿ _ਦੀਜੀਐ। 

ਸਤੂ ਸਬਦ ਕੋ ਤਾ ਕੇ ਅੰਤਿ ਬਖਾਨੀਯੋ। 

ਹੋ ਨਾਮ ਤੁਪਕ ਕੈ ਸਕਲ ਚਤੁਰ _ਪਹਿਚਾਨੀਯੋ। ੭੫੪। 


ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 


ਹੋ ਨਾਮ ਤੁਪਕ ਕੇ ਸਭ ਹੀ ਚਤੁਰ ਬਿਚਾਰੀਐ। ੭੫੫। 


ਸਸੜ _ ਨਾਮ _ ਮਾਲਾ ੫0੧ 


“ਸੇਤ _ਅਸਿਤ _ਅਜਿਨਾ? (ਚਿੱਟੀ ਕਾਲੀ ਤੁਚਾ ਵਾਲਾ, ਹਿਰਨ) ਸ਼ਬਦ ਪਹਿਲਾਂ _ਕਹੋ। 
ਇਸ ਪਿਛੋਂ ਫਿਰ 'ਪਤਿ” ਸ਼ਬਦ ਨੂੰ ਜੋੜੋ। ਫਿਰ 'ਸਤ੍ੂ` ਸ਼ਬਦ ਨੂੰ ਅੰਤ ਵਿਚ ਕਥਨ ਕਰੋ। 
ਇਹ ਤੁਪਕ _ਦਾ ਨਾਮ _ਹੈ, _ਸਭ _ ਹਿਰਦੇ _ਵਿਚ ਸਮਝ _ਲਵੋ।੭੪੩। 


ਪਹਿਲਾਂ _ “ਉਦਰ _ ਸੇਤ _ਚਰਮਾਦਿ” _(ਚਿਟੇ ਚਮੜੇ _ਵਾਲੇ ਪੇਟ ਵਾਲਾ, _ ਹਿਰਨ) 
(ਸ਼ਬਦਾਂ) ਨੂੰ _ਉਚਾਰੋ। _ਇਸ ਪਿਛੋਂ ਫਿਰ ਨਾਥ” _ਪਦ ਜੋੜੋ ਅਤੇ ਫਿਰ _'ਰਿਪੁ” ਪਦ ਦਾ 
ਉਚਾਰਨ _ਕਰੋਂ। _(ਇਹ) ਸਭ _ ਲੋਗ _ਨਾਮ ਤੁਪਕ _ਦੇ _ਸਮਝ _ਲਵੋ। _੭੪੪। 


ਚੱਪਣਾ 

ਪਹਿਲਾਂ _“ਕਿਸਨ ਪਿਸਠ ਚਰਮ” (ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋਂ। 
ਫਿਰ “ਨਾਇਕ” ਪਦ ਨੂੰ ਜੋੜੋ। ਫਿਰ 'ਸਤ੍ਹ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ।੭੪੫। 'ਚਾਰੁ ਨੇਤਰ” (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ। ਫਿਰ 'ਪਤਿ” ਸ਼ਬਦ ਸੋਚੋ। 
ਫਿਰ 'ਸਤ੍ਰ` ਸ਼ਬਦ ਨੂੰ ਜੋੜੋ। ਇਸ ਨੂੰ ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ।੭੪੬। 


'ਨੈਨੋਤਮ” (ਉਤਮ ਨੈਣਾਂ ਵਾਲਾ ਹਿਰਨ) ਪਦ ਸ਼ੁਰੂ _ਵਿਚ _ਰਖੋ। ਫਿਰ “ਨਾਇਕ” ਪਦ 
ਜੋੜੋ। ਫਿਰ 'ਸਤ੍ਰ` ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੭੪੭। 

ਪਹਿਲਾਂ _'ਦ੍ਰਿਗੀ' (ਸੁੰਦਰ ਅੱਖਾਂ _ਵਾਲਾ _ਹਿਰਨ) ਨੂੰ _ਉਚਾਰੋ। _ਉਸ ਪਿਛੋਂ “ਨਾਇਕ” 
ਸ਼ਬਦ _ਜੋੜੋ। ਫਿਰ _'ਸਤੁ” ਸ਼ਬਦ _ਰਖੋ। _ਇਸ ਨੂੰ ਤੁਪਕ _ਦਾ ਨਾਮ _ਸਮਝ _ਲਵੋ।੭੪੮। 

'ਚਖੀ” (ਸੋਹਣੀਆਂ ਅੱਖਾਂ ਵਾਲਾ ਹਿਰਨ) ਸ਼ਬਦ ਦਾ ਪਹਿਲਾਂ ਉਚਾਰਨ ਕਰੋਂ। ਫਿਰ 
'ਪਤਿ' ਸ਼ਬਦ ਜੋੜੋਂ। ਫਿਰ 'ਸਤ੍ਹ` ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ।੭੪੯। 'ਮ੍ਿਗੀ ਅਧਿਪ” (ਹਿਰਨੀ ਦਾ ਪਤੀ, ਹਿਰਨ) ਨੂੰ ਪਹਿਲਾਂ ਉਚਾਰੋ। ਫਿਰ 'ਪਤਿ” 
ਪਦ ਜੋੜੋ। ਫਿਰ 'ਸਤ੍ਰ' ਸ਼ਬਦ ਨੂੰ ਬਖਾਨੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੭੫0। 

ਪਹਿਲਾਂ _'ਮ੍ਿਗੀਰਾਟ” ਸ਼ਬਦ _ਕਹੋ। ਫਿਰ _'ਪਤਿ” ਪਦ ਨੂੰ _ਜੋੜੋ। ਅੰਤ ਵਿਚ 'ਸਤੂ” 
ਸ਼ਬਦ _ਓਚਾਰੋ। _(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ _ਸਮਝੋ।੭੫੧। 'ਮ੍ਰਿਗੀ ਇੰਦ੍ਰ” 
ਸ਼ਬਦ ਆਦਿ ਸ਼ੁਰੂ ਵਿਚ ਰਖੋ। ਫਿਰ “ਨਾਇਕ” ਪਦ ਜੋੜੋਂ। ਫਿਰ 'ਰਿਪੁ” ਪਦ ਕਥਨ ਕਰੋਂ। 
(ਇਸ _ ਤਰ੍ਹਾਂ) _ਚਿਤ _ਵਿਚ _ਤੁਫੰਗ _ਦਾ _ਨਾਮ _ਸਮਝ _ਲਵੋ।੭੫੨। 

“ਮ੍ਰਿਗੀ ਏਸਰ” (ਹਿਰਨ) ਸ਼ਬਦ ਨੂੰ ਪਹਿਲਾਂ _ਉਚਾਰੋ। _ਫਿਰ _'ਪਤਿ” ਸ਼ਬਦ ਨੂੰ ਜੋੜੋ। 
ਅੰਤ _ਵਿਚ _'ਸਤ੍ਰ' ਸ਼ਬਦ _ਰਖੋ। (ਇਸ ਨੂੰ) ਸਾਰੇ _ਤੁਫੰਗ _ਦਾ _ਨਾਮ _ਸਮਝੋ।੭੫੩। 


੭%/=ਲ 


ਪਹਿਲਾਂ _“ਮ੍ਰਿਗੀਰਾਜ” (ਸ਼ੇਰ) (ਸ਼ਬਦ) _ਦਾ ਉਚਾਰਨ _ਕਰੋ। _ਉਸ ਪਿਛੋਂ “ਨਾਇਕ” 
ਸ਼ਬਦ ਜੋੜ _ਦਿਓ। ਫਿਰ ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ _ਕਥਨ _ਕਰੋ। _ਸਭ _ਚਤੁਰ ਪੁਰਸ਼ 
ਇਸ ਨੂੰ ਤੁਪਕ _ਦਾ _ਨਾਮ _ਸਮਝ _ ਲਵੋ।੭੫੪। 


ਪਦ ਜੋੜੋ। _ਉਸ ਦੇ ਅੰਤ ਉਤੇ _'ਸਕ੍ਹ ਸ਼ਬਦ _ਕਹੋ। ਸਾਰੇ _ ਸੂਝਵਾਨ ਇਸ 


ਪਹਿਲਾਂ _“ਮਿਰਿਗਿਜ” _(ਹਿਰਨੀ ਦਾ ਬੱਚਾ, ਹਿਰਨ) ਨੂੰ ਮੁਖ ਤੋਂ ਕਹੋ। ਫਿਰ “ਨਾਇਕ” 
ਨਾਮ _ ਸਮਝ _ ਲੈਣ।੭੫੫। 


੫0੨ 


ਸੀ _ਦਸਮ-ਗ੍ਰੰਥ _ਸਾਹਿਬ 


ਮੁਖ ਤੇ ਪੁਥਮ ਮਿਰਿਗੀ ਸੁ ਸਬਦ ਕੋ _ਭਾਖੀਐ 

ਤਾ ਕੇ ਪਾਛੇ ਨਾਇਕ ਪਦ ਕੋ _ਰਾਖੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 

ਹੋ ਨਾਮ ਤੁਪਕ ਕੇ ਸਕਲ ਚਤੁਰ ਚਿਤਿ _ਧਾਰੀਐ।੭੫੬। 


ਜਪਣ 
ਮਿਰਗੀ ਅਨੁਜ ਕੋ ਆਦਿ ਉਚਾਰੋ। ਤਾ ਪਾਛੇ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਪ੍ਰਮਾਨਹੁ। ਨਾਮ ਤੁਫੌੰਗ ਸਕਲ ਜੀਅ _ਜਾਨਹੁ। ੭੫੭। 
ਮਿਰਗੀ ਅਨੁਜ ਕੋ ਆਦਿ ਉਚਾਰੋ। ਤਾ ਪਾਛੈ ਨਾਇਕ ਪਦ ਡਾਰੋ। 
ਸਤ੍ਹ ਸਬਦ ਬਹੁਰੋ ਸੁ _ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੭੫੮। 
ਮਿਰਗੀ ਅਨੁਜ ਸਬਦਾਦਿ ਉਚਾਰੋ। ਨਾਇਕ ਪਦ ਪਾਛੈ ਦੇ ਡਾਰੋ। 
ਸਤ੍ਹ ਸਬਦ ਕੋ ਬਹੁਰ ਬਖਾਨੋ। ਨਾਮ ਤੁਫੌਗ ਸਭੈ ਜੀਅ ਜਾਨੋ। ੭੫੯। 
ਮ੍ਰਿਗੀ ਰਵਣ _ਸਬਦਾਦਿ _ਭਣਿਜੈ। ਤਾ ਪਾਛੇ ਨਾਇਕ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੭੬0। 
ਮ੍ਿਗਜਾਇਕ ਪਦ ਆਦਿ ਬਖਾਨੈ। ਤਾ ਪਾਛੇ ਨਾਇਕ ਪਦ ਠਾਨੈ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਬੈਦੂਕ ਜਾਨ ਜੀਅ _ਲਿਜੈ। ੭੬੧। 


ਦੰਹਰਾ 
ਆਦਿ ਮਿ੍‌ਗੀਜਾ ਉਚਰਿ ਕੈ ਪਤਿ ਰਿਪੁ ਅੰਤਿ ਉਚਾਰ 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੭੬੨ 


ਤ੍ਰਿਣਰਰ ਆਦਿ ਉਚਾਰ ਕੈ ਪਤਿ ਅਰਿ ਬਹੁਰਿ ਉਚਾਰ 
ਨਾਮ ਤੁਪਕ ਕੇ ਹੋਤ ਹੈ ਲੀਜਹੁ _ਸੁਘਰ ਸਵਾਰ। ੭੬੩ 


੭%7=ਾਲ਼ 
ਕੋ ਆਦਿ ਉਚਾਰਨ ਕੀਜੀਐ 
ਨਾਥ ਸਬਦ ਕੋ ਤਾ ਕੈ ਪਾਛੈ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਸਕਲ ਤੁਪਕ ਕੇ ਨਾਮੁ ਸੁ ਚਤੁਰ ਪਛਾਨੀਐ। ੭੬੪। 
ਤ੍ਰਿਣਭਖ ਪਦ ਕੋ ਆਦਿ ਉਚਾਰਨ _ਕੀਜੀਐ। 
ਨਾਇਕ ਪਦ ਕੋ ਤਾ ਕੇ ਪਾਛੇ ਦੀਜੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ 
ਹੋ ਸਕਲ ਤੁਪਕ ਕੇ _ਨਾਮ ਪ੍ਰਬੀਨ _ਬਿਚਾਰੀਐ।੭੬੫ 
ਜਪਣ 
ਤ੍ਰਿਣਹਾ ਪਦ ਕੋ ਆਦਿ ਬਖਾਨੋ। _ਤਾ ਪਾਛੈ ਨਾਇਕ ਪਦ ਠਾਨੋ 
ਸਤੁ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੬੬। 


ਤ੍ਰਿਣਚਰ ਪਦ 


ਕੋ 
ਕੋ 


ਸਸੜ ਨਾਮ ਮਾਲਾ ੫0੩ 


ਮੁਖ ਤੋਂ ਪਹਿਲਾਂ 'ਮਿਿਗੀ` ਸ਼ਬਦ ਉਚਾਰੋ। (ਫਿਰ) ਉਸ ਪਿਛੋਂ “ਨਾਇਕ” ਸ਼ਬਦ ਰਖੋ। 
ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਕਥਨ _ਕਰੋ। ਸਭ ਚਤੁਰ ਲੋਗ (ਇਸ ਨੂੰ) ਤੁਪਕ ਦਾ ਨਾਮ 
ਸਮਝ _ ਲੈਣ।੭੫੬। 


ਚੱਪਣ? 

ਪਹਿਲਾਂ “ਮਿਰਗੀ ਅਨੁਜ” (ਹਿਰਨੀ ਦਾ ਛੋਟਾ ਭਰਾ) (ਸ਼ਬਦ) ਕਹੋ। ਫਿਰ “ਨਾਇਕ” ਪਦ 
ਜੋੜੋ। ਫਿਰ 'ਸਤ੍ਹ` ਸ਼ਬਦ ਕਥਨ _ਕਰੋ। _ਇਸ _ਨੂੰ ਸਭ ਲੋਗ _ਤੁਫੰਗ ਦਾ ਨਾਮ _ਸਮਝੋ।੭੫੭। 

ਪਹਿਲਾਂ _'ਮ੍ਰਿਗੀ ਅਨੁਜ` ਸ਼ਬਦ ਕਹੋ। ਉਸ ਪਿਛੋਂ ਨਾਇਕ” ਸ਼ਬਦ ਜੋੜੋ। ਫਿਰ 'ਸਤ੍ਰ' 
ਪਦ ਕਥਨ _ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ _ਸਮਝੋਂ।੭੫੮। 

ਪਹਿਲਾਂ _'ਮਿਗੀ _ਅਨੁਜ` ਸ਼ਬਦ _ਦਾ ਉਚਾਰਨ _ਕਰੋ। _ਇਸ ਪਿਛੋਂ “ਨਾਇਕ” _ ਸ਼ਬਦ 
ਜੋੜੋ। ਫਿਰ 'ਸਤ੍ਹ` ਸ਼ਬਦ ਕਥਨ _ਕਰੋ। _ਸਭ _ਲੋਗ ਮਨ ਵਿਚ (ਇਸ ਨੂੰ) ਤੁਫੰਗ ਦਾ ਨਾਮ 
ਸਮਝੋ ।੭੫੯। 

ਪਹਿਲਾਂ '“ਮਿ੍‌ਗੀ ਰਵਣ” (ਹਿਰਨ) ਸ਼ਬਦ ਕਥਨ ਕਰੋ। ਫਿਰ “ਨਾਇਕ” ਪਦ ਜੋੜੋਂ। ਫਿਰ 
“ਸਤੁ” ਸ਼ਬਦ ਦਾ ਕਥਨ ਕਰੋਂ। ਸਭ _ਇਸ ਨੂੰ ਤੁਪਕ _ਦਾ ਨਾਮ _ਸਮਝੋ।੭੬0। 

ਪਹਿਲਾਂ _“ਮ੍ਿਗਿਜਾਇਕ” (ਹਿਰਨ ਦਾ ਪੈਦਾ _ਕੀਤਾ ਹੋਇਆ ਬੱਚਾ, _ਹਿਰਨੋਟਾ) ਸ਼ਬਦ 
ਕਹੋ। ਉਸ ਪਿਛੋਂ “ਨਾਇਕ” ਪਦ ਜੋੜੋ। ਫਿਰ 'ਸਤ੍ਰ` ਸ਼ਬਦ ਦਾ ਕਥਨ ਕਰੋ। (ਇਸ ਨੂੰ) ਮਨ 
ਵਿਚ _ਬੰਦੂਕ _ਦਾ ਨਾਮ _ਸਮਝ _ਲਵੋ।੭੬੧। 
ਦੰਹਾਰਾ 

ਪਹਿਲਾਂ 'ਮਿਗੀਜਾ” (ਹਿਰਨ) ਉਚਾਰ ਕੇ, ਫਿਰ 'ਪਤਿ ਰਿਪੁ” ਸ਼ਬਦ ਅੰਤ ਵਿਚ ਉਚਾਰੋ। 
(ਇਹ) ਨਾਮ ਤੁਪਕ ਦਾ _ਹੈ। _ਚੈਗੇ _ਕਵੀ ਵਿਚਾਰ ਕਰ _ਲੈਣ। _੭੬੨ 

ਪਹਿਲਾਂ _'ਤ੍ਰਿਣਚਰ” (ਘਾਹ ਚਰਨ ਵਾਲਾ ਪਸ਼ੂ, ਹਿਰਨ) ਸ਼ਬਦ ਉਚਾਰ ਕੇ ਫਿਰ ਪਤਿ 
ਅਰਿ” ਸ਼ਬਦ _ਕਹੋ। _(ਇਹ) ਨਾਮ ਤੁਪਕ _ਦਾ _ਬਣਦਾ _ਹੈ। ਸੂਝਵਾਨ ਵਿਚਾਰ _ਲੈਣ।੭੬੩। 


੭%7#ਤਲ 

'ਤ੍ਰਿਣਚਰ” ਸ਼ਬਦ ਦਾ ਪਹਿਲਾਂ ਉਚਾਰਨ ਕਰੋ। ਫਿਰ ਨਾਥ” ਸ਼ਬਦ ਨੂੰ ਜੋੜੋ। ਉਸ ਦੇ 
ਅੰਤ ਉਤੇ 'ਸਤ੍ਰ` ਸ਼ਬਦ ਕਥਨ ਕਰੋਂ। (ਇਹ) ਨਾਮ ਤੁਪਕ ਦਾ ਹੈ। ਸਭ ਸਮਝਦਾਰ ਲੋਗ ਸਮਝ 
ਲੰਣ।੭੬੪। 


ਪਹਿਲਾਂ 'ਤ੍ਰਿਣਭਖ” ਦਾ ਉਚਾਰਨ ਕਰੋ। ਉਸ ਪਿਛੋਂ “ਨਾਇਕ” ਪਦ ਜੋੜੋਂ। (ਫਿਰ) ਉਸ 
ਦੇ ਅੰਤ ਉਤੇ 'ਸਤ੍ਰ` ਸ਼ਬਦ ਕਥਨ ਕਰੋ। ਪ੍ਰਬੀਨੋ! (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰ 
ਲਵੇ ।੭੬੫। 


ਚੱਪਣਾ 


ਪਹਿਲਾਂ _'ਤ੍ਰਿਣਹਾ” (ਘਾਹ ਦਾ _ਨਾਸਕ, ਹਿਰਨ) ਨੂੰ ਕਹੋ। ਫਿਰ “ਨਾਇਕ” ਪਦ ਜੋੜੋ। 
ਫਿਰ 'ਸਤ੍ਰ` ਸ਼ਬਦ ਉਚਾਰਨ _ਕਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝ _ਲਵੋ।੭੬੬। 


੫0੪ 


੭%7=ਲ਼ 
ਤ੍ਰਿਣਹਾਤ੍ੀ ਕੋ ਆਦਿ ਉਚਾਰਨ _ਕੀਜੀਐ। 
ਤਾ ਕੇ ਪਾਛੇ ਨਾਥ ਸਬਦ ਕੋ _ਦੀਜੀਐ। 
ਤਾ ਕੇ ਪਾਛੇ ਸਤ੍ਹ ਸਬਦ ਕੋ ਠਾਨੀਐ। 


੮ 


ਹੋਂ _ਸਕਲ ਤੁਪਕ ਕੋ ਨਾਮ ਚਤੁਰ ਚਿਤਿ _ਜਾਨੀਐ।੭੬੭। 
ਤ੍ਰਿਣ ਭਛੀ ਕੋ ਆਦਿ ਬਖਾਨਨ _ਕੀਜੀਐ। 

ਨਾਇਕ ਪਦ ਕੋ ਤਾ ਕੇ ਪਾਛੇ ਦੀਜੀਐ। 

ਸਤ੍ਹ ਸਬਦ ਕੋ _ਕਹੀਓ ਬਹੁਰਿ ਸੁਧਾਰਿ ਕੈ। 

ਹੋਂ ਨਾਮ ਤੁਪਕ ਕੇ ਲੀਜਹੁ ਸਕਲ _ਬਿਚਾਰ ਕੈ।੭੬੮। 
ਤ੍ਰਿਣਹਾ _ਰਿਪੁ ਕੋ ਆਦਿ _ਬਖਾਨਨ _ਕੀਜੀਐ। 

ਨਾਥ ਸਬਦ ਕੋ ਤਾ ਕੇ ਪਾਛੈ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 


੮ 


ਹੋ _ਨਾਮ ਤੁਪਕ ਕੇ ਸਕਲ ਚਤੁਰ _ਪਹਿਚਾਨੀਐ।੭੬੯। 


ਕੋ 
ਕੋ 


ਦੰਹਰਾ 
ਤ੍ਰਿਣਰਿਪੁ ਆਦਿ ਉਚਾਰਿ ਕੈ ਪਤਿ ਰਿਪੁ ਅੰਤਿ ਉਚਾਰ। 
ਸਭ ਹੀ ਨਾਮ ਤੁਫੰਗ ਕੇ ਲੀਜਹੁ ਸੁਘਰ ਸੁਧਾਰ। ੭੭0। 


ਜਪਣ 
ਤ੍ਰਿਣਰਿਪੁ ਆਦਿ ਉਚਾਰਨ ਕੀਜੈ। ਤਾ ਪਾਛੇ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੭੧। 


ਭੂਜਾਂਤਕ ਸਬਦਾਦਿ _ਉਚਾਰੋ। ਨਾਇਕ _ਤਾ ਪਾਛੇ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੰਗ ਚੀਨ ਚਿਤਿ ਲਿਜੈ। ੭੭੨। 


ਪ੍ਰਿਥੀਜ ਅਰਿ ਸਬਦਾਦਿ ਉਚਾਰੋ। ਤਾ ਪਾਛੇ ਨਾਇਕ ਪਦ ਡਾਰੋਂ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਪਹਿਚਾਨੋ। ੭੭੩। 


%/ੜਲ਼ 
ਭੂ ਸੁਤ _ਰਿਪੂ _ਸਬਦਾਦਿ _ਬਖਾਨਨ _ਕੀਜੀਐ। 


ਤਾ ਕੇ ਪਾਛੇ ਬਹੁਰਿ ਨਾਥ ਪਦ ਦੀਜੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 


ਹੋ ਸਕਲ ਤੁਪਕ ਕੇ ਨਾਮ ਪੁਬੀਨ _ਬਿਚਾਰੀਐ।੭੭੪। 
ਦੱਪਣ? 


ਉਰਵਿਜ ਸਬਦ ਸੁ ਆਦਿ ਉਚਾਰੋ। ਰਿਪੁ ਨਾਇਕ ਪਾਛੇ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੌਗ ਚੀਨ ਚਿਤਿ ਲਿਜੈ। ੭੭੫। 


ਸਸੜ ਨਾਮ ਮਾਲਾ ੫0੫ 
੭%/ਤਲ 


ਪਹਿਲਾਂ _'ਤ੍ਰਿਣਹਾਤ੍ਰੀ'` (ਹਿਰਨੀ) ਪਦ _ਦਾ ਉਚਾਰਨ _ਕਰੋ। _ਉਸ ਪਿਛੋਂ _“ਨਾਥ” ਸ਼ਬਦ 
ਜੋੜੋ। ਫਿਰ 'ਸਤ੍ੂ' ਸ਼ਬਦ ਨੂੰ ਕਥਨ _ਕਰੋ। (ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਸਮਝ 
ਲੈਣ।੭੬੭। 


ਪਹਿਲਾਂ 'ਤ੍ਿਣ ਭਛੀ” ਸ਼ਬਦ ਕਹੋਂ। ਉਸ ਪਿਛੋਂ “ਨਾਇਕ” ਪਦ ਜੋੜੋ। ਫਿਰ 'ਸਤ੍ਹ` ਸ਼ਬਦ 
ਨੂੰ ਕਥਨ _ਕਰੋ। (ਇਸ ਨੂੰ) ਸਾਰੇ ਵਿਚਾਰ ਪੂਰਵਕ ਤੁਪਕ _ਦਾ _ਨਾਮ _ਸਮਝ _ਲੈਣ।੭੬੮। 


ਪਹਿਲਾਂ 'ਤ੍ਰਿਣਹਾ ਰਿਪੁ” ਦਾ ਵਰਣਨ ਕਰੋਂ। ਉਸ ਪਿਛੋਂ “ਨਾਥ” ਪਦ ਜੋੜੋ। ਫਿਰ ਅੰਤ 
ਉਤੇ 'ਸਤ੍ਰ` ਸ਼ਬਦ ਕਥਨ _ਕਰੋ। (ਇਸ ਤਰ੍ਹਾਂ) ਤੁਪਕ ਦਾ ਨਾਮ _ਬਣ ਜਾਏਗਾ। ਸਾਰੇ _ਸੂਝਵਾਨ 
ਸਮਝ _ਲੈਣ।੭੬੯। 
ਦੰਹਰਾ 

ਪਹਿਲਾਂ 'ਤ੍ਰਿਣਰਿਪੁ” ਪਦ ਕਹਿ ਕੇ, (ਫਿਰ) ਅੰਤ ਉਤੇ “ਪਤਿ ਰਿਪੁ” ਸ਼ਬਦ ਜੋੜੋ। 
(ਇਹ) ਨਾਮ _ਤੁਫੰਗ _ਦਾ ਹੈ, _ਸਭ _ਸਮਝਦਾਰੋ! ਵਿਚਾਰ _ਲਵੋ।੭੭0। 
ਜਪਣ 

ਪਹਿਲਾਂ 'ਤ੍ਰਿਣਰਿਪੁ” ਸ਼ਬਦ ਦਾ ਉਚਾਰਨ ਕਰੋ। ਇਸ ਪਿਛੋ “ਨਾਇਕ” ਪਦ ਜੋੜੋਂ। ਫਿਰ 
'ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ।੭੭੧। 

ਪਹਿਲਾਂ _'ਭੂਜਾਂਤਕ” (ਘਾਹ ਨੂੰ ਖ਼ਤਮ _ਕਰਨ _ਵਾਲਾ, ਹਿਰਨ) ਸ਼ਬਦ _ਉਚਾਰੋ। _ਫਿਰ 
'ਨਾਇਕ” ਪਦ ਜੋੜੋ। ਫਿਰ 'ਸਤ੍ਰ` ਸ਼ਬਦ ਕਥਨ ਕਰੋ। (ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ 
ਵਿਚਾਰ _ਲਵੋਂ।੭੭੨। 

ਪਹਿਲਾਂ _'ਪ੍ਰਿਥੀਜ ਅਰਿ” (ਘਾਹ _ਦਾ ਵੈਰੀ ਹਿਰਨ) ਸ਼ਬਦ _ਦਾ ਉਚਾਰਨ _ਕਰੋ। _ਉਸ 
ਪਿਛੋਂ “ਨਾਇਕ” ਸ਼ਬਦ ਨੂੰ ਜੋੜੋ। ਫਿਰ 'ਸਤ੍ਰ' ਸ਼ਬਦ ਦਾ ਕਥਨ ਕਰੋ। (ਇਸ ਨੂੰ) ਸਾਰੇ ਤੁਪਕ 
ਦਾ _ਨਾਮ _ ਸਮਝੋ।੭੭੩। 


੭#/ਤਲ 


ਪਹਿਲਾਂ 'ਭੂ ਸੁਤ ਰਿਪੁ” (ਭੂਮੀ ਦੇ ਪੈਂਦਾ ਕੀਤੇ ਘਾਹ ਦਾ ਵੈਰੀ, ਹਿਰਨ) ਸ਼ਬਦ ਨੂੰ ਕਹੋ। 


ਫਿਰ ਉਸ ਪਿਛੋਂ “ਨਾਥ” ਸ਼ਬਦ ਜੋੜੋ। ਉਸ ਦੇ ਅੰਤ ਵਿਚ 'ਸਤ੍ਹ' ਸ਼ਬਦ ਕਥਨ ਕਰੋਂ। (ਇਸ 
ਨੂੰ) ਸਾਰੇ ਪੁਬੀਨ ਤੁਪਕ _ਦਾ _ਨਾਮ _ਸਮਝ _ਲੈਣ।੭੭੪। 


ਜਪਣ 

ਪਹਿਲਾਂ _“ਉਰਵਿਜ” (ਧਰਤੀ ਦਾ ਪੁੱਤਰ, ਘਾਹ) ਸ਼ਬਦ _ਉਚਾਰੋ। ਫਿਰ 'ਰਿਪੁ ਨਾਇਕ? 
ਸ਼ਬਦ ਜੋੜੋਂ। ਫਿਰ 'ਸਤ੍` ਸ਼ਬਦ ਦਾ ਵਰਣਨ ਕਰੋਂ। (ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ 
ਵਿਚਾਰ _ਲਵੋਂ।੭੭੫। 


੫0੬ 


ਸੀ _ਦਸਮ-ਗ੍ਰੰਥ _ਸਾਹਿਬ 


ਬੈਸੁਧਰਜਾ ਸਤ _ਉਚਾਰੋ। ਨਇਕ ਸਬਦ ਅੰਤਿ ਦੇ ਡਾਰੋ। 

ਸਤ੍ਹ ਸਬਦ ਕੋ ਬਹੁਰਿ ਉਚਰੀਐ। ਨਾਮ ਬੰਦੂਕ ਚਿਤ ਮੈ _ਧਰੀਐ। ੭੭੬ 
ਧੂਰਿਨ ਆਦਿ ਉਚਾਰਨ ਕੀਜੈ। ਜਾ ਰਿਪੁ ਪਦ ਕੋ ਪਾਛੈ ਦੀਜੈ। 

ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੭੭੭। 


ਦ੍ਰੀਪਨਿ ਆਦਿ ਸਬਦ ਕੋ _ਦਿਜੈ। ਜਾ ਪਾਛੇ ਚਰ ਸਬਦ ਭਨਿਜੈ 
ਸਤ੍ਹ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਸਵਾਰੋ। ੭੭੮। 


ਸਿਸਟਨਿ ਪਦ ਕੋ ਆਦਿ ਉਚਾਰੋਂ। ਜਾ ਕਹਿ ਚਰ ਪਾਛੇ ਦੇ ਡਾਰੋਂ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੰਗ ਚੀਨ ਚਿਤ ਲਿਜੈ। ੭੭੯। 


ਧਰਨਿ ਸਬਦ ਕੋ ਆਦਿ ਉਚਾਰੋ। ਜਾ ਚਰ ਪਦ ਪਾਛੇ ਤਿਹਿ ਡਾਰੋਂ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੭੮0 


ਕੋ ਆਦਿ ਬਖਾਨੋ। ਜਾ ਚਰ ਪਦ ਪਾਛੇ ਤਿਹ ਠਾਨੋ। 
ਸਤੁ ਸਬਦ ਕੋ ਬਹੁਰਿ ਉਚਾਰੋ। ਨਾਮ ਤੁਫੰਗ ਸਕਲ ਚਿਤਿ ਧਾਰੋ। ੭੮੧। 
ਦੰਹਰਾ 
ਭੂਮਿਜ ਆਦਿ ਉਚਾਰਿ ਕੈ ਚਰ ਪਦ ਬਹੁਰਿ ਉਚਾਰਿ। 
ਰਿਪੁ ਕਹਿ ਨਾਮ ਤੁਫੰਗ ਕੇ ਲੀਜਹੁ ਸੁ ਕਬਿ ਸੁ ਧਾਰ। ੭੮੨ 
ਚੱਪਣ? 
ਦੂਮਨੀ ਆਦਿ ਉਚਾਰਨ ਕੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਪਹਿਚਾਨੋ। ੭੮੩। 


ਬਿਰਿਛਨਿਜ ਆਦਿ ਉਚਾਰਨ _ਕੀਜੈ। ਚਰਨਾਇਕ ਪਾਛੇ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੌਗ ਚੀਨ ਚਿਤਿ ਲਿਜੈ। ੭੮੪ 


ਧਰਏਸਰਣੀ ਆਦਿ ਬਖਾਨੋ। ਤਾ ਪਾਛੇ ਜਾ ਚਰ ਪਦ ਠਾਨੋ। 
ਸਤੁ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੭੮੫ 


ਧਰਾਰਾਟਨੀ ਆਦਿ ਉਚਾਰੋਂ। ਜਾ ਨਾਇਕ ਚਰ ਸਬਦ _ਬਿਚਾਰੋਂ। 
ਸਭ ਸ੍ਰੀ ਨਾਮ ਤੁਪਕ ਕੇ ਜਾਨੋ। ਯਾ_ਮੈ ਕਛੂ ਭੇਦ ਨਹੀ ਮਾਨੋ। ੭੮੬। 


੭%/ਤਲ 


ਬਾਰਿਧਨੀ ਸਬਦਾਦਿ ਉਚਾਰਨ _ਕੀਜੀਐ। 

ਜਾ ਚਰ ਨਾਇਕ ਸਬਦ ਅੰਤਿ ਤਿਹ ਦੀਜੀਐ 

ਸਤ੍ਹ ਸਬਦ ਕੋ_ਤਾ ਕੇ ਅੰਤ ਉਚਾਰੀਐ। 

ਹੋਂ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ।੭੮੭। 


ਸਸੜ ਨਾਮ ਮਾਲਾ ੫0੭ 


ਪਹਿਲਾਂ 'ਬੈਸੁੰਧਰਜਾ` (ਧਰਤੀ ਦਾ ਪੁੱਤਰ, ਘਾਹ) ਅਤੇ 'ਸਤ੍ਰ` ਸ਼ਬਦ ਉਚਾਰੋ। ਅੰਤ ਵਿਚ 
'ਨਾਇਕ`” ਸ਼ਬਦ ਜੋੜੋ। ਫਿਰ 'ਸਤ੍ਹ` ਸ਼ਬਦ ਦਾ ਕਥਨ ਕਰੋ। (ਇਸ ਨੂੰ) ਮਨ ਵਿਚ ਬੈਦੂਕ ਦਾ 
ਨਾਮ _ ਧਾਰਨ _ ਕਰੋ।੭੭੬ 

ਪਹਿਲਾਂ _'ਧੂਰਿਨ” (ਧਰਤੀ) ਸ਼ਬਦ ਦਾ ਉਚਾਰਨ ਕਰੋਂ। ਉਸ ਪਿਛੋਂ ਜਾ ਰਿਪੁ” ਪਦ ਦਾ 
ਕਥਨ ਕਰੋ। ਫਿਰ 'ਸਤ੍ਹ` ਸ਼ਬਦ ਦਾ ਵਰਣਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋਂ।੭੭੭। 

ਪਹਿਲਾਂ 'ਦ੍ਰੀਪਨਿ” (ਸੱਤਾਂ ਦ੍ਰੀਪਾਂ ਵਾਲੀ ਧਰਤੀ) ਸ਼ਬਦ ਰਖੋ। _ਉਸ ਪਿਛੋਂ _'ਜਾ ਚਰ 
ਸ਼ਬਦ _ਕਥਨ _ਕਰੋ। ਫਿਰ 'ਸਤ੍ਰ” ਸ਼ਬਦ ਦਾ ਕਥਨ _ਕਰੋ। ਸਭ _(ਇਸ ਨੂੰ) ਤੁਪਕ ਦਾ ਨਾਮ 
ਸਮਝੋ ।੭੭੮। 

ਪਹਿਲਾਂ “ਸਿਸਟਨਿ” (ਸ੍ਰਿਸ਼ਟੀ) ਪਦ ਉਚਾਰੋ। ਉਸ ਪਿਛੋਂ _'ਜਾ ਚਰ” ਸ਼ਬਦ ਜੋੜੋ। ਫਿਰ 
'ਸਤ੍ਰ' ਸ਼ਬਦ ਦਾ ਕਥਨ _ਕਰੋ। (ਇਸ ਨੂੰ) ਚਿਤ ਵਿਚ ਤੁਫੌਗ ਦਾ ਨਾਮ ਸਮਝ _ਲਵੋ।੭੭੯ 

ਪਹਿਲਾਂ _'ਧਰਨਿ” ਸ਼ਬਦ ਦਾ ਉਚਾਰਨ ਕਰੋ। ਪਿਛੋਂ 'ਜਾ ਚਰ” ਸ਼ਬਦ ਜੋੜੋ। ਫਿਰ 'ਸਤ” 
ਸ਼ਬਦ _ਕਥਨ _ਕਰੋ। _(ਇਸ ਨੂੰ) ਸਭ _ਲੋਗ ਤੁਪਕ _ਦਾ ਨਾਮ _ਸਮਝੋ।੭੮0। 

ਪਹਿਲਾਂ _'ਧਰਾ” ਸ਼ਬਦ ਨੂੰ ਸ਼ੁਰੂ ਵਿਚ ਕਹੋ। ਉਸ ਪਿਛੋਂ 'ਜਾ ਚਰ” ਸ਼ਬਦ ਜੋੜੋ। ਫਿਰ 
ਸਤੁ ਸ਼ਬਦ ਦਾ ਕਥਨ ਕਰੋਂ। ਇਸ ਨੂੰ ਸਭ ਤੁਫੰਗ ਨਾਮ ਵਜੋਂ ਚਿਤ ਵਿਚ ਧਾਰਨ ਕਰੋਂ।੭੮੧। 
ਦੰਹਰਾ 

ਪਹਿਲਾਂ _'ਭੂਮਿਜ` (ਸ਼ਬਦ) ਕਹਿ ਕੇ ਫਿਰ 'ਚਰ” ਪਦ ਦਾ ਉਚਾਰਨ ਕਰੋ। ਫਿਰ 'ਰਿਪੁ” 
ਕਹੋ। _(ਇਹ) ਤੁਫੰਗ ਦਾ ਨਾਮ _ਹੈ। _ਕਵੀਓ! ਵਿਚਾਰ _ਲਵੋ।੭੮੨ 
ਚੱਪਣ? 

ਪਹਿਲਾਂ _'ਦੂਮਨੀ” (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ। (ਫਿਰ) 'ਜਾ ਚਰ” ਕਹਿ ਕੇ 
'ਨਾਇਕ” ਪਦ ਜੋੜੋ। ਫਿਰ 'ਸਤ੍` ਸ਼ਬਦ ਦਾ ਵਰਣਨ ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ 
ਸਮਝ _ਲਵੋ।੭੮੩। 

ਪਹਿਲਾਂ _'ਬ੍ਰਿਛਨਿਜ” (ਘਾਹ) ਦਾ ਉਚਾਰਨ ਕਰੋ। ਪਿਛੋਂ _“ਚਰਨਾਇਕ” ਪਦ ਜੋੜੋ। ਫਿਰ 
'ਸਤ੍ਹ` ਸ਼ਬਦ ਦਾ ਵਰਣਨ ਕਰੋ। (ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ _ਲਵੋ।੭੮੪। 

ਪਹਿਲਾਂ _“ਧਰਏਸਰਣੀ” _(ਛ੍ਰਿਛਾਂ _ਵਾਲੀ _ਧਰਤੀ) ਸ਼ਬਦ _ਕਹੋ। _ਉਸ ਪਿਛੋਂ “ਜਾ ਚਰ” 
ਸ਼ਬਦ ਜੋੜੋ। _ਫਿਰ 'ਸਤ੍ਹ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ ।੭੮੫। 

ਪਹਿਲਾਂ _“ਧਰਾਰਾਟਨੀ” (ਬ੍ਰਿਛਾਂ ਵਾਲੀ ਧਰਤੀ) ਸ਼ਬਦ _ਉਚਾਰੋ। ਫਿਰ 'ਜਾ ਚਰ ਨਾਇਕ” 
ਸ਼ਬਦ ਜੋੜੋ। (ਇਨ੍ਹਾਂ ਨੂੰ) ਸਭ _ਤੁਪਕ ਦੇ ਨਾਮ _ਸਮਝੋ। ਇਸ ਵਿਚ _ਰਤਾ ਜਿੰਨਾ ਫਰਕ _ਨ 
ਮਨੋਂ ।੭੮੬। 
੭%7#ਤਲ 


ਪਹਿਲਾਂ _'ਬਾਰਿਧਨੀ” (ਜਲ ਵਾਲੀ ਧਰਤੀ) ਸ਼ਬਦ _ਉਚਾਰੋ। ਫਿਰ _'ਜਾ ਚਰ ਨਾਇਕ” 
ਸ਼ਬਦ ਅੰਤ ਵਿਚ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ 


੨ 


ਹੋ ਜਾਏਗਾ, _ਸਭ _ ਸੂਝਵਾਨ _ਜਾਣ _ਲੈਣ।੭੮੭ 


੫0੮ 


ਸੀ _ਦਸਮ-ਗ੍ਰੰਥ _ਸਾਹਿਬ 


ਸਾਮੁਦੂਨਿ ਸਬਦਾਦਿ ਉਚਾਰੋ ਜਾਨਿ ਕੈ। 

ਜਾ ਚਰ ਪਦ ਤਾ ਕੇ ਪੁਨਿ ਪਾਛੇ ਠਾਨਿ ਕੈ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ _ਬਿਚਾਰੀਐ।੭੮੮। 
ਨੀਰਰਾਸਿ ਕੋ ਆਦਿ ਉਚਾਰਨ ਕੀਜੀਐ 

ਜਾ ਚਰ ਨਾਇਕ ਸਬਦ ਅੰਤਿ ਤਿਹ _ਦੀਜੀਐ। 

ਸਤ੍ਹ ਸਬਦ ਕੋ ਤਾ ਕੋ ਅੰਤਿ ਬਖਾਨੀਐ। 


੮ 


ਹੋਂ _ਸਕਲ ਤੁਪਕ ਕੇ ਨਾਮ ਸਾਚ _ਪਹਿਚਾਨੀਐ।੭੮੯। 


ਚੱਪਣਾ 


ਨੀਰਾਲਯਨੀ ਆਦਿ _ਉਚਾਰੋ। ਜਾ ਚਰ ਨਾਇਕ ਬਹੁਰਿ ਬਿਚਾਰੋ। 
ਤਾ ਕੇ ਅੰਤਿ ਸਤ੍ਹ ਪਦ ਦੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੭੯0। 


੭%7ੜਾਲ਼ 
ਨੀਰਧਨੀ _ਸਬਦਾਦਿ ਉਚਾਰੋ ਜਾਨਿ ਕੈ। 
ਜਾ ਚਰ ਨਾਇਕ ਪਦ ਕੋ ਪਾਛੇ ਠਾਨਿ ਕੈ। 
ਸਤੁ ਸਬਦ ਕੋ ਤਾ ਕੇ ਅੰਤਿ ਉਚਾਰੀਐ। 
ਹੋ ਸਕਲ ਤੁਪਕ ਕੇ ਨਾਮ _ਪ੍ਰਬੀਨ _ਬਿਚਾਰੀਐ। ੭੯੧ 


< 


ਵਹਾ 


ਬਾਰਾਲਯਣੀ ਆਦਿ ਕਹਿ ਜਾ ਚਰ ਪਤਿ ਪਦ ਦੇਹੁ। 
ਸਤ੍ਹ ਸਬਦ ਪੁਨਿ ਭਾਖੀਐ ਨਾਮ ਤੁਪਕ ਲਖਿ ਲੇਹੁ। ੭੯੨। 


੭%/#=ਲ 
ਜਲ _ਰਾਸਨਨੀ ਆਦਿ ਉਚਾਰਨ ਕੀਜੀਐ 
ਜਾ ਚਰ ਨਾਇਕ ਪਦ ਤਿਹ ਪਾਛੇ ਦੀਜੀਐ। 
ਸਤੂ ਪਦ ਕੋ ਤਾ ਕੇ ਅੰਤਿ ਉਚਾਰੀਐ 
ਹੋ ਸਕਲ ਤੁਪਕ ਕੇ ਨਾਮ ਸੁ ਕਬਿ ਬਿਚਾਰੀਐ। ੭੯੩। 


ਚੱਪਣਾ 


ਕੈਨਿਧਨੀ ਸਬਦਾਦਿ ਭਣਿਜੇ। ਜਾ ਚਰ ਕਹਿ ਨਾਇਕ ਪਦ ਦਿਜੇ। 
ਸਤ੍ਹ ਸਬਦ ਕੋ ਅੰਤਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੯੪ 


ਅੰਬੁਜਨੀ ਸਬਦਾਦਿ _ਬਖਾਨੋ। ਜਾ ਚਰ _ਕਹਿ ਨਾਇਕ ਪਦ ਠਾਨੋਂ 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੌਗ ਚੀਨ ਚਿਤਿ ਲਿਜੈ। ੭੯੫ 


ਸਸੜੁ _ਨਾਮ _ਮਾਲਾ ੫0੯ 


ਪਹਿਲਾਂ _'ਸਾਮੁਦੂਨਿ” (ਸਮੁੰਦਰ ਵਾਲੀ ਧਰਤੀ) ਸ਼ਬਦ _ਉਚਾਰੋ। _ਫਿਰ _ਉਸ _ਨਾਲ _'ਜਾਂ 
ਚਰ” ਪਦ ਜੋੜੋ। ਉਸ ਦੇ ਅੰਤ ਵਿਚ 'ਸਤ੍ਹ ਸ਼ਬਦ ਰਖੋ। ਪ੍ਰਬੀਨ (ਇਸ ਨੂੰ) ਤੁਪਕ ਦਾ ਨਾਮ 
ਸਮਝ _ ਲੈਣ।੭੮੮। 


ਪਹਿਲਾਂ _“ਨੀਰਰਾਸਿ` (ਜਲ ਦੀ ਰਾਸ ਵਾਲੀ, ਧਰਤੀ) ਸ਼ਬਦ ਦਾ ਉਚਾਰਨ _ਕਰੋ। _ਉਸ 
ਦੇ ਅੰਤ ਉਤੇ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਕਹੋ। (ਇਸ 
ਨੂੰ) ਸਾਰੇ _ਸਚਮੁਚ _ਤੁਪਕ _ਦਾ _ਨਾਮ _ਸਮਝੋ।੭੮੯। 


ਚੱਪਣ? 

ਪਹਿਲਾਂ _“ਨੀਰਾਲਯਨੀ” (ਜਲ ਨੂੰ ਧਾਰਨ _ਕਰਨ _ਵਾਲੀ, _ਧਰਤੀ) ਸ਼ਬਦ _ਦਾ ਉਚਾਰਨ 
ਕਰੋ। ਫਿਰ 'ਜਾ ਚਰ ਨਾਇਕ” ਪਦ ਜੋੜੋ। ਇਸ ਦੇ ਅੰਤ ਉਤੇ 'ਸਤ੍` ਸ਼ਬਦ ਰਖੋ। (ਇਸ ਨੂੰ) 
ਮਨ ਵਿਚ _ਤੁਫੰਗ _ਦਾ _ਨਾਮ _ਸਮਝ _ਲਵੋ।੭੯0। 


੭#/ਤਲ 


ਪਹਿਲਾਂ _'ਨੀਰਧਨੀ” (ਧਰਤੀ) ਸ਼ਬਦ _ਦਾ ਉਚਾਰਨ _ਕਰੋ। _(ਉਸ) ਪਛੋਂ' ਜਾ _ਚਰ 
ਨਾਇਕ” ਪਦ ਜੋੜੋ। ਅੰਤ ਵਿਚ 'ਸ਼ਤੂ` ਸ਼ਬਦ ਕਥਨ ਕਰੋ। (ਇਸ ਨੂੰ) ਸਾਰੇ ਪੂਬੀਨ ਤੁਪਕ ਦਾ 
ਨਾਮ _ ਸਮਝੋਂ।੭੯੧ 


ਦੰਹਰਾ 
ਪਹਿਲਾਂ _“ਬਾਰਾਲਯਣੀ” (ਧਰਤੀ) ਸ਼ਬਦ ਕਹਿ ਕੇ ਫਿਰ 'ਜਾ ਚਰ ਪਤਿ” ਪਦ ਜੋੜੋ 
ਫਿਰ 'ਸਤ੍ਹ` ਸ਼ਬਦ ਕਹੋ। (ਇਸ ਨੂੰ) ਤੁਪਕ ਦੇ ਨਾਮ _ਸਮਝ _ਲਵੋ।੭੯੨। 


੭%/ਤਲ 


ਪਹਿਲਾਂ “ਜਲ ਰਾਸਨਨੀ” ਸ਼ਬਦ ਦਾ ਉਚਾਰਨ ਕਰੋ। ਉਸ ਪਿਛੋਂ 'ਜਾ ਚਰ ਨਾਇਕ” ਪਦ 
ਜੋੜੋ। ਫਿਰ ਅੰਤ ਉਤੇ `ਸਤ੍ਹ` ਸ਼ਬਦ ਕਹੋ। (ਇਹ) ਸਾਰਾ ਤੁਪਕ ਦਾ ਨਾਮ ਬਣਦਾ ਹੈ, ਕਵੀ 
ਲੋਗ ਵਿਚਾਰ _ਲੈਣ।੭੯੩। 


ਜਪਣ 

ਪਹਿਲਾਂ 'ਕੰਨਿਧਨੀ” (ਜਲ ਵਾਲੀ ਧਰਤੀ) ਸ਼ਬਦ ਕਹੋਂ। ਫਿਰ 'ਜਾ ਚਰ ਨਾਇਕ” ਸ਼ਬਦ 
ਜੋੜੋ। (ਫਿਰ) ਅੰਤ ਉਤੇ 'ਸਤ੍ਰ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ 
ਸਮਝੋ ।੭੯੪। 

ਪਹਿਲਾਂ _'ਅੰਬੁਜਨੀ” (ਧਰਤੀ) ਸ਼ਬਦ ਕਥਨ ਕਰੋਂ। (ਅੰਤ ਉਤੇ) 'ਜਾ ਚਰ ਨਾਇਕ” ਪਦ 
ਜੋੜੋ। ਫਿਰ 'ਸਤ੍ਹ` ਸ਼ਬਦ ਦਾ ਕਥਨ ਕਰੋ। (ਇਸ ਨੂੰ) ਤੁਫੰਗ ਦੇ ਨਾਮ ਵਜੋਂ ਮਨ ਵਿਚ ਸਮਝ 
ਲਵੇ ।੭੯੫। 


੫੧0 


ਸੀ _ਦਸਮ-ਗ੍ਰੰਥ _ਸਾਹਿਬ 


ਜਲਨੀ ਆਦਿ _ਬਖਾਨਨ _ਕੀਜੈ। ਜਾ ਚਰ ਪਤਿ ਪਾਛੈ ਪਦ ਦੀਜੈ। 
ਸਤ੍ਹ ਸਬਦ ਕੋ ਅੰਤਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੭੯੬। 


ਪਾਨਿਨਿ ਆਦਿ ਉਚਾਰਨ _ਕੀਜੈ। ਜਾ ਚਰ _ਪਤਿ _ਸਬਦਾਂਤਿ _ਭਣੀਜੈ। 
ਸਤ੍ਹ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੯੭। 


ਅੰਬੁਜਨੀ ਸਬਦਾਦਿ _ਭਣਿਜੈ। ਜਾ ਚਰ ਪਤਿ ਸਬਦਾਂਤਿ ਕਹਿਜੈ। 
ਸਤ੍ਹ ਸਬਦ ਬਹੁਰੋ ਤੁਮ ਠਾਨੋ। ਨਾਮ ਤੁਪਕ ਕੇ ਸਭ ਪਹਿਚਾਨੋ। ੭੯੮। 


ਦੰਹਰਾ 
ਬਾਰਿਨਿ ਆਦਿ ਉਚਾਰਿ ਕੈ ਜਾ ਚਰ ਧਰ ਪਦ ਦੇਹੁ। 
ਸਤ _ਉਚਾਰੁ ਤੁਫੌਗ ਕੇ ਨਾਮ ਚਤੁਰ ਲਖਿ ਲੇਹੁ। ੭੯੯। 


੭%7#ਤਜ 
ਬਾਰਿਜਨੀ ਸਬਦਾਦਿ ਉਚਾਰੋ ਜਾਨਿ _ਕੈ। 
ਜਾ ਚਰ ਪਤਿ ਪਦ ਕੋ ਤਿਹ ਪਾਛੇ ਠਾਨਿ ਕੈ। 
ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰਿ ਕੈ। 
ਹੋ ਸਕਲ ਤੁਪਕ ਕੇ ਨਾਮ ਸੁ ਲੇਹੁ ਬਿਚਾਰਿ ਕੈ। ੮00। 
ਜਲਨਿਧਨੀ ਸਬਦਾਦਿ ਉਚਾਰਨ ਕੀਜੀਐ। 
ਜਾ ਚਰ ਕਹਿ ਨਾਇਕ ਪਦ ਬਹੁਰੋਂ ਦੀਜੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 
ਹੋ ਸਕਲ ਤੁਪਕ ਕੇ ਨਾਮ ਪੂਰਬੀਨ _ਬਿਚਾਰੀਐ।੮0੧। 
ਚੱਪਣ? 
ਮੇਘਜਨੀ ਸਬਦਾਦਿ ਉਚਾਰੋਂ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੌਗ ਜਾਨ ਜੀਅ ਲੀਜੈ। ੮0੨। 
ਅੰਬੁਦਨੀ ਸਬਦਾਦਿ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੮0੩। 
ਹਰਿਨੀ ਆਦਿ ਉਚਾਰਨ ਕੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੮0੪। 
ਬਾਰਿਦਨੀ ਸਬਦਾਦਿ _ਬਖਾਨੋ। _ਜਾ ਚਰ _ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕੋ ਬਹੁਰਿ ਉਚਾਰਹੁ। ਨਾਮ ਤੁਪਕ ਸਭ _ਹੀਏ ਬਿਚਾਰਹੁ। ੮0੫। 


ਨਦਿਨੀ ਆਦਿ ਉਚਾਰਨ ਕੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਜੀਅ ਜਾਨੋ। ੮0੬। 


ਸਸੜੁ _ਨਾਮ _ਮਾਲਾ ੫੧੧ 


ਪਹਿਲਾਂ _“ਜਲਨੀ? (ਧਰਤੀ) ਸ਼ਬਦ _ਕਹੋਂ। _ਉਸ ਪਿਛੋਂ _'ਜਾ ਚਰ _ਪਤਿ” ਪਦ ਜੋੜੋ। 
(ਫਿਰ) ਅੰਤ _ਉਤੇ 'ਸਤ੍ਰ` ਸ਼ਬਦ _ਕਥਨ _ਕਰੋ। _(ਇਸ _ਨੂੰ) ਸਭ ਲੋਗ _ਤੁਪਕ _ਦਾ 
ਸਮਝੋ ।੭੯੬। 

ਪਹਿਲਾਂ _'ਪਾਨਿਨਿ” (ਪਾਣੀਆਂ ਵਾਲੀ ਧਰਤੀ) ਸ਼ਬਦ ਕਹੋ। (ਫਿਰ) ਅੰਤ ਤੇ 'ਜਾ ਚਰ 
ਪਤਿ” ਸ਼ਬਦ ਉਚਾਰੋ। ਫਿਰ 'ਸਤ੍ਰ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ _ਲੋਗ ਤੁਪਕ ਦਾ 
ਨਾਮ _ ਸਮਝੋਂ।੭੯੭। 

ਪਹਿਲਾਂ _'ਅੰਬੁਜਨੀ” (ਧਰਤੀ) ਸ਼ਬਦ ਕਥਨ ਕਰੋਂ। ਉਸ ਦੇ ਅੰਤ ਉਤੇ 'ਜਾ ਚਰ ਪਤਿ” 
ਸ਼ਬਦ _ਕਹੋ। ਫਿਰ ਤੁਸੀਂ 'ਸਤ੍ਹ` ਸ਼ਬਦ ਜੋੜ _ਦਿਓ। (ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ 
ਪਛਾਣੋ।੭੯੮। 
ਦੰਹਰਾ 

ਪਹਿਲਾਂ “ਬਾਰਿਨਿ' ਸ਼ਬਦ ਉਚਾਰ ਕੇ, ਫਿਰ 'ਜਾ ਚਰ ਧਰ” ਪਦ ਜੋੜੋ। (ਫਿਰ) 'ਸਤ੍ਹ” 
ਸ਼ਬਦ _ਕਹੋ। _(ਇਸ ਤਰ੍ਹਾਂ) ਤੁਫੈਗ ਦਾ ਨਾਮ _(ਬਣਦਾ ਹੈ)। _ਵਿਦਵਾਨ ਸੋਚ _ਲੈਣ।੭੯੯। 


੭%/ਤਲ 


ਪਹਿਲਾਂ _'ਬਾਰਿਜਨੀ” (ਧਰਤੀ) ਸ਼ਬਦ ਉਚਾਰ ਕੇ, ਫਿਰ ਜਾ ਚਰ ਪਤਿ” ਪਦ ਨੂੰ ਪਿਛੋਂ 
ਜੋੜੋ। (ਫਿਰ) ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਕਥਨ _ਕਰੋ। (ਇਹ) ਤੁਪਕ ਦਾ ਨਾਮ _ਬਣ 
ਜਾਏਗਾ। _ ਸਾਰੇ _ਵਿਚਾਰ _ ਕਰ _ ਲੈਣ।੮00। 


ਪਹਿਲਾਂ “ਜਲਨਿਧਨੀ” (ਧਰਤੀ) ਸ਼ਬਦ ਉਚਾਰ ਕੇ, ਫਿਰ 'ਜਾ ਚਰ ਨਾਇਕ? ਪਦ ਜੋੜੋ। 
ਫਿਰ 'ਸਤ੍ਰ' ਸ਼ਬਦ ਨੂੰ ਅੰਤ ਉਤੇ ਰਖੋ। (ਇਹ) ਤੁਪਕ ਦਾ ਨਾਮ _ਬਣ ਜਾਏਗਾ। ਸਭ ਪ੍ਰਬੀਨ 
ਵਿਚਾਰ _ਲੈਣ।੮0੧। 


ਚੱ ਪਾਣ? 
ਪਹਿਲਾਂ _“ਮੇਘਜਨੀ? (ਧਰਤੀ) ਸ਼ਬਦ _ਉਚਾਰੋਂ। _ਫਿਰ _'ਜਾ ਚਰ ਨਾਇਕ” _ਪਦ ਜੋੜੋ। 
ਫਿਰ 'ਸਤ੍ਰ' ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ 


ਲਵੇਂ।੮0੨। 

ਪਹਿਲਾਂ _ਅੰਬੁਦਨੀ” (ਪਾਣੀ ਦੇ _ਸਾਗਰਾਂ ਵਾਲੀ ਧਰਤੀ) ਕਥਨ ਕਰੋ। ਫਿਰ 'ਜਾ ਚਰ 
ਨਾਇਕ” ਪਦ ਜੋੜੋ। ਫਿਰ 'ਸਤ੍ਹ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਵਿਚਾਰੋ।੮0੩। 

ਪਹਿਲਾਂ _“ਹਰਿਨੀ” (ਧਰਤੀ) ਸ਼ਬਦ ਉਚਾਰੋ। ਫਿਰ ਜਾ ਚਰ ਨਾਇਕ” ਪਦ ਜੋੜੋ। ਫਿਰ 
'ਸਤ੍ਹ`_ਸ਼ਬਦ ਨੂੰ ਕਥਨ _ਕਰੋ। (ਇਸ _ਨੂੰ) ਸਭ ਤੁਪਕ ਦਾ ਨਾਮ _ਸਮਝੋ।੮0੪। 

ਪਹਿਲਾਂ _“ਬਾਰਿਦਨੀ” (ਧਰਤੀ) ਸ਼ਬਦ _ਰਖੋ। ਫਿਰ 'ਜਾ ਚਰ ਨਾਇਕ” ਪਦ ਨੂੰ ਜੋੜੋ। 


ਫਿਰ 'ਸਤ੍ਰ' ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ _ਸਮਝੋ।੮0੫। 


ਪਹਿਲਾਂ _“ਨਦਿਨੀ” (ਧਰਤੀ) ਸ਼ਬਦ _ਉਚਾਰੋ। (ਫਿਰ) ਜਾ ਚਰ ਨਾਇਕ? ਪਦ ਜੋੜੋ। 
ਮਗਰੋਂ _'ਸਤ੍ਹ' ਸ਼ਬਦ _ਕਥਨ _ਕਰੋਂ। (ਇਸ ਨੂੰ) ਸਭ _ਲੋਗ ਤੁਪਕ ਦਾ ਨਾਮ _ਸਮਝੋ।੮0੬। 


੫੧੨ 


੭%7#ਤਲ 

ਨਯਨੀ ਸਬਦ ਸੁ ਮੁਖ ਤੇ ਆਦਿ ਉਚਾਰੀਐ। 

ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ। 
ਸਤ੍ਹ ਸਬਦ ਕਹੁ ਤਾ ਕੈ ਅੰਤਿ ਬਖਾਨੀਐ। 

ਹੋਂ _ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ।੮0੭। 
ਸਰਤਨਿ ਸਬਦ ਸੁ ਮੁਖ ਤੇ ਆਦਿ ਬਖਾਨੀਐ। 

ਜਾ ਚਰ ਕਹਿ ਨਾਇਕ ਪਦ ਪਾਛੇ ਠਾਨੀਐ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਪੁਬੀਨ _ਬਿਚਾਰੀਐ।੮0੮। 
ਨਾਦਿਨਿ ਮੁਖ ਤੇ ਸਬਦ ਉਚਾਰਨ _ਕੀਜੀਐ। 

ਜਾ ਚਰ ਕਹਿ ਨਾਇਕ ਪਦ ਬਹੁਰੋਂ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 


੮ 


ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤਿ ਜਾਨੀਐ।੮0੯। 


ਜਲਨੀ ਮੁਖ ਤੇ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ _ਬਿਚਾਰੀਐ।੮੧0। 
ਆਦਿ _ਤਰੰਗਨਿ ਸਬਦ ਉਚਾਰੋ ਜਾਨਿ ਕੈ। 

ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨਿ ਕੈ। 

ਸਤ੍ਹ ਸਬਦ ਕੋ_ਤਾ ਕੇ ਅੰਤ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ। ੮੧੧। 
ਆਦਿ _ਕਰਾਰਨਿ ਸਬਦ ਉਚਾਰੋ __ਬਕਤ੍ਰ _ਤੇ। 

ਜਾ ਚਰ ਕਹਿ ਨਾਇਕ ਪਦ ਉਚਰੋਂ ਚਿਤ ਤੇ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ _ਨਾਮ ਸੁਬੁਧਿ ਬਖਾਨੀਐ।੮੧੨। 
ਫੇਨਨਨੀ ਸਬਦਾਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਨਾਇਕ ਪਦ ਬਹੁਰੇ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਪੁਬੀਨ ਪਛਾਨੀਐ।੮੧੩। 
ਬ੍ਰਿਛ _ਕੰਦਨਿਨਿ ਆਦਿ _ਬਖਾਨੋ ਜਾਨਿ ਕੈ। 

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨਿ ਕੈ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ _ਚਤੁਰ _ਪਹਿਚਾਨੀਐ।੮੧੪। 


ਸਸੜ _ਨਾਮ _ਮਾਲਾ ੫੧੩ 
੭#/ਤਲ 


ਪਹਿਲਾਂ _“ਨਯਨੀ” (ਨਦੀਆਂ _ਵਾਲੀ ਧਰਤੀ) ਸ਼ਬਦ ਮੁਖ ਤੋਂ ਕਹੋ। ਫਿਰ 'ਜਾ ਚਰ 
ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਨੂੰ ਕਥਨ ਕਰੋ। (ਇਹ) ਤੁਪਕ ਦਾ 
ਨਾਮ _ਹੋ__ਜਾਏਗਾ। _ਸਾਰੇ ਮਨ _ਵਿਚ ਧਾਰ _ਲਵੋ।੮0੭। 


ਪਹਿਲਾਂ _“ਸਰਤਨਿ” (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਥਨ _ਕਰੋ। ਫਿਰ 'ਜਾ 
ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਕਥਨ ਕਰੋ। (ਇਹ) ਤੁਪਕ ਦਾ 
ਨਾਮ ਹੈ, _ਸਾਰੇ _ਸਮਝਦਾਰ _ਲੋਗ _ਵਿਚਾਰ _ਲੈਣ।੮0੮। 


ਪਹਿਲਾਂ _“ਨਾਦਿਨਿ” (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਉਚਾਰ ਕੇ ਫਿਰ “ਜਾ ਚਰ 
ਨਾਇਕ” ਪਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਦਾ ਕਥਨ ਕਰੋਂ। (ਇਹ) ਤੁਪਕ ਦਾ ਨਾਮ 
ਹੈ। _ਸਭ ਸੂਝਵਾਨ ਵਿਚਾਰ _ਲੈਣ।੮0੯। 


ਪਹਿਲਾਂ “ਜਲਨੀ” (ਜਲ ਵਾਲੀ ਧਰਤੀ) ਸ਼ਬਦ ਮੁਖ ਵਿਚੋਂ ਉਚਾਰਨ ਕਰ ਕੇ ਫਿਰ 'ਜਾ 
ਚਰ ਨਾਇਕ” ਪਦ ਜੋੜੋ। ਉਸ ਪਿਛੋਂ _ 'ਸਤ੍ਹ` ਸ਼ਬਦ ਨੂੰ ਅੰਤ ਉਤੇ ਕਥਨ ਕਰੋ। (ਇਹ) ਨਾਮ 
ਤੁਪਕ ਦਾ ਹੈ, ਸਾਰੇ ਮਿਤਰ ਵਿਚਾਰ _ਕਰ _ਲੈਣ।੮੧/। 

ਪਹਿਲਾਂ _“ਤਰੈਗਨਿ” (ਲਹਿਰਾਂ ਵਾਲੀਆਂ ਨਦੀਆਂ ਦੀ ਧਰਤੀ) ਸ਼ਬਦ ਨੂੰ ਉਚਾਰ ਕੇ ਫਿਰ 
'ਜਾ ਚਰ ਨਾਇਕ” ਪਦ ਜੋੜੋਂ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਥਨ ਕਰੋ। (ਇਹ) ਨਾਮ ਤੁਪਕ 
ਦਾ ਹੈ। ਸਭ ਮਿਤਰੋ! ਜਾਣ _ਲਵੋਂ।੮੧੧। 


ਪਹਿਲਾਂ _“ਕਰਾਰਨਿ” _(ਕੈਢਿਆਂ _ਵਾਲੀਆਂ _ਨਦੀਆਂ _ਵਾਲੀ _ਧਰਤੀ) ਸ਼ਬਦ _ ਮੂੰਹ _ ਤੋਂ 
ਉਚਾਰੋ। ਫਿਰ 'ਜਾ ਚਰ ਨਾਇਕ” ਸ਼ਬਦ ਨੂੰ ਚਿਤ ਵਿਚੋਂ _ਉਚਾਰੋ। ਉਸ ਦੇ ਅੰਤ ਵਿਚ 'ਸੜਤ੍ਹ' 
ਸ਼ਬਦ _ਰਖੋ। (ਇਹ) ਨਾਮ _ਤੁਪਕ _ਦਾ ਹੈ। _ਸਭ _ਸੂਝਵਾਨ ਵਿਚਾਰ _ਲੈਣ।੮੧੨। 


ਪਹਿਲਾਂ _'ਫੇਨਨਨੀ” _(ਝੱਗਾਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਨੂੰ _ਉਚਾਰੋ। _ਫਿਰ 
'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਵਿਚ 'ਸਤ੍ਰ` ਸ਼ਬਦ ਬਖਾਨ ਕਰੋ। (ਇਹ) ਤੁਪਕ 
ਦਾ ਨਾਮ _ਹੈ। ਸਭ _ਸਮਝਦਾਰੋ! ਪਛਾਣ _ਲਵੋ।੮੧੩। 


ਨਦੀਆਂ ਵਾਲੀ ਧਰਤੀ) (ਸ਼ਬਦ ਦਾ) ਬਖਾਨ ਕਰੋ। ਫਿਰ ਜਾ ਚਰ ਨਾਇਕ? ਪਦ ਜੋੜੋ। ਉਸ 
ਦੇ ਅੰਤ ਵਿਚ 'ਸਤ੍ਰ` ਸ਼ਬਦ ਕਹੋ। (ਇਹ) ਤੁਪਕ ਦਾ ਨਾਮ ਹੈ। ਸਭ _ਚਤੁਰ ਲੋਗ _ਪਛਾਣ 
ਲੈਣ।੮੧੪। 


੫੧੪ 


ਦੰਹਰਾ 
ਜਲ ਰਸ ਸਨਨੀ ਆਦਿ ਕਹਿ ਜਾ ਚਰ ਪਤਿ ਕਹਿ ਅੰਤਿ। 
ਸਤ੍ਹ ਸਬਦ ਕਹਿ ਤੁਪਕ ਕੇ ਨਿਕਸਹਿ ਨਾਮ ਅਨੰਤ। ੮੧੫। 


ਕ੍ਰਿਤਅਰਿਨੀ ਪਦ ਆਦਿ ਕਹਿ ਜਾ ਚਰ ਨਾਥ ਉਚਾਰਿ। 
ਸਤ੍ਹ ਉਚਰਿ ਕਰਿ ਤੁਪਕ ਕੇ ਲੀਜੋ ਨਾਮ ਸੁ _ਧਾਰ। ੮੧੬। 


ਜਪਣ 
ਕਰਾਰ ਕੰਦਨੀਨਿ ਆਦਿ _ਬਖਾਨੋ। ਜਾ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਫੌੰਗ ਚੀਨ ਚਿਤਿ ਲਿਜੈ। ੮੧੭। 


ਕਰਾਰ ਆਰਿਨੀ ਆਦਿ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੮੧੮। 


ਕਲੁਨਾਸਨਨਿ ਆਦਿ _ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਤਿਹ ਅਤਿ _ਉਚਰੀਐ। ਨਾਮ ਤੁਪਕ ਸਕਲ _ਬਿਚਰੀਐ। _੮੧੯। 


੭%7=ਲ਼ 
ਗੰਗਨਿ ਪਦ ਕੋ ਪ੍ਰਥਮ _ਉਚਾਰਨ _ਕੀਜੀਐ। 
ਜਾ ਚਰ ਕਹਿ ਨਾਇਕ ਪਦ ਬਹੁਰੋਂ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਪੂਬੀਨ ਪਛਾਨੀਐ।੮੨0। 


ਚੱਪਣ? 
ਜਨੁਵਨਿ ਪਦ ਕੋ ਆਦਿ ਉਚਾਰੋਂ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਫੌੰਗ ਚੀਨ ਚਿਤਿ ਲਿਜੈ। ੮੨੧। 


੭%/ਤਲ 


ਭਾਗੀਰਥਨੀ ਪਦ ਕੋ ਆਦਿ _ਬਖਾਨੀਐ। 

ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨੀਐ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਪੁਬੀਨ _ਬਿਚਾਰੀਐ।੮੨੨। 


ਚੱਪਣਾ 


ਜਟਨਿਨਿ ਪਦ ਕੋ ਆਦਿ ਉਚਰੀਐ। ਜਾ ਚਰ ਕਹਿ ਨਾਇਕ ਪਦ ਧਰੀਐ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪ੍ਰਮਾਨੋ। ੮੨੩। 


ਸਸੜ ਨਾਮ ਮਾਲਾ ੫੧੫ 


ਦੰਹਰ” 

ਪਹਿਲਾਂ “ਜਲ ਰਸ _ਸਨਨੀ” (ਜਲ ਨਾਲ ਭਿਜੀ ਹੋਈ ਧਰਤੀ) (ਸ਼ਬਦ) ਕਹਿ ਕੇ ਅੰਤ 
ਵਿਚ 'ਜਾ ਚਰ ਪਤਿ” ਸ਼ਬਦ ਜੋੜੋ। (ਫਿਰ) 'ਸਤ੍ਰ` ਪਦ ਕਥਨ ਕਰੋ। (ਇਸ ਤਰ੍ਹਾਂ) ਤੁਪਕ ਦੇ 
ਅਨੰਤ _ਨਾਮ _ ਬਣਦੇ ਜਾਂਦੇ _ਹਨ।੮੧੫। 

ਪਹਿਲਾਂ “ਕ੍ਰਿਤਅਰਿਨੀ” _(ਕੋਢੇ ਨਾਲ ਵੈਰ ਕਰਨ ਵਾਲੀਆਂ ਨਦੀਆਂ ਵਾਲੀ ਧਰਤੀ) ਪਦ 
ਜੋੜ ਕੇ ਫਿਰ 'ਜਾ ਚਰ ਨਾਥ” ਸ਼ਬਦ ਉਚਾਰੋ। (ਫਿਰ) 'ਸਤ੍ਹ' ਸ਼ਬਦ ਦਾ ਉਚਾਰਨ ਕਰੋ। (ਇਹ) 
ਤੁਪਕ _ਦਾ ਨਾਮ _ਸਮਝ ਲਿਆ _ਜਾਵੇ।੮੧੬। 
ਜਪਣ 

ਪਹਿਲਾਂ 'ਕ੍ਰਾਰ ਕੰਦਨੀਨਿ” (ਕੌਢੇ ਢਾਣ ਵਾਲੀਆਂ ਨਦੀਆਂ) ਸ਼ਬਦ ਰਖੋ। ਫਿਰ 'ਜਾ ਚਰ 
ਨਾਇਕ' ਪਦ ਜੋੜੋ। ਫਿਰ 'ਸਤ੍ਰ` ਸ਼ਬਦ ਨੂੰ ਕਥਨ _ਕਰੋ। ਮਨ ਵਿਚ (ਇਹ) ਤੁਫੌੰਗ ਦਾ ਨਾਮ 
ਧਾਰਨ _ਕਰ _ਲਵੋ। _੮੧੭। 

ਪਹਿਲਾਂ 'ਕ੍ਰਾਰ ਆਰਿਨੀ” ਸ਼ਬਦ ਕਹੋ। (ਉਸ ਵਿਚ) 'ਜਾ ਚਰ ਨਾਇਕ” ਪਦ ਜੋੜੋ। ਫਿਰ 
(ਉਸ ਵਿਚ) 'ਸਤ੍` ਸ਼ਬਦ ਕਥਨ ਕਰੋ। _(ਇਸ _ਨੂੰ) ਸਭ ਤੁਪਕ ਦਾ ਨਾਮ _ਸਮਝੋ।੮੧੮। 

ਪਹਿਲਾਂ _“ਕਲੁਨਾਸਨਨਿ” (ਪਾਪ _ਨਾਸ਼ ਕਰਨ _ਵਾਲੀ ਗੰਗਾ) ਸ਼ਬਦ _ਕਹੋ। _(ਫਿਰ) 'ਜਾ 
ਚਰ ਨਾਇਕ” ਪਦ ਜੋੜੋ। ਉਸ ਦੇ ਅੰਤ ਵਿਚ 'ਸਤ੍ਰ` ਸ਼ਬਦ ਕਹਿ ਦਿਓ। ਇਸ ਨੂੰ ਸਭ ਤੁਪਕ 
ਦਾ ਨਾਮ _ਵਿਚਾਰ _ ਲਵੋ।੮੧੯। 


੭%/ਤਲ 


ਪਹਿਲਾਂ _'ਗੰਗਨਿ” (ਗੰਗਾ _ਨਦੀਆਂ _ਵਾਲੀ _ਧਰਤੀ) ਸ਼ਬਦ _ਕਹੋ। _ਫਿਰ _'ਜਾ ਚਰ 
ਨਾਇਕ' ਪਦ ਜੋੜੋ। ਫਿਰ ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਰਖੋ। (ਇਸ) ਨੂੰ ਤੁਪਕ ਦਾ ਨਾਮ 
ਸਭ _ ਪੁਬੀਨ _ਲੋਗ _ਵਿਚਾਰ _ਲੈਣ।੮੨0। 


ਚੱਪਣ 

ਪਹਿਲਾਂ _'ਜਨੁਵਨਿ” (ਗੰਗਾ ਨਦੀ _ਵਾਲੀ ਧਰਤੀ) ਪਦ ਉਚਾਰਨ ਕਰੋਂ। ਫਿਰ 'ਜਾ ਚਰ 
ਨਾਇਕ” ਪਦ ਕਥਨ ਕਰੋ। ਫਿਰ 'ਸਤ੍ਰ` ਸ਼ਬਦ ਦਾ ਵਰਣਨ ਕਰੋ। (ਇਸ ਨੂੰ) ਚਿਤ ਵਿਚ ਤੁਫੰਗ 
ਦਾ ਨਾਮ _ ਸਮਝ _ਲਵੋ।੮੨੧। 


੭%/ਤਲ 


ਪਹਿਲਾਂ _ 'ਭਾਗੀਰਥਨੀ” _(ਭਗੀਰਥ _ਦੁਆਰਾ _ਲਿਆਉਂਦੀ _ਨਦੀ ਗੰਗਾ _ਵਾਲੀ _ ਧਰਤੀ) 
ਪਦ ਨੂੰ ਕਹੋ। ਫਿਰ 'ਜਾ ਚਰ ਨਾਇਕ” ਪਦ ਜੋੜੋ। 'ਸਤ੍ਹ' ਪਦ ਨੂੰ ਉਸ ਦੇ ਅੰਤ ਉਤੇ ਵਿਚਾਰੋ। 
(ਇਹ) ਤੁਪਕ ਦਾ ਨਾਮ _ਬਣਦਾ ਹੈ। _ਸਭ _ਪੂਬੀਨੋ _! ਵਿਚਾਰ _ਲਵੋਂ।੮੨੨। 


ਚੱਪਣ? 

ਪਹਿਲਾਂ _“ਜਟਨਿਨਿ” (ਜਟਾਂ ਤੋਂ ਨਿਕਲਣ ਵਾਲੀ ਨਦੀ _ਗੰਗਾ _ਵਾਲੀ ਧਰਤੀ) (ਸ਼ਬਦ) 
ਉਚਾਰੋ। _ਉਸ ਪਿਛੋਂ _'ਜਾ ਚਰ ਨਾਇਕ” ਪਦ ਜੋੜੋ। ਫਿਰ 'ਸਤ੍ਹ` ਸ਼ਬਦ ਕਥਨ ਕਰੋਂ। ਇਸ ਨੂੰ 
ਸਭ ਲੋਗ ਤੁਪਕ _ਦਾ ਨਾਮ _ਸਮਝੋ।੮੨੩। 


੫੧੬ 


ਸੀ _ਦਸਮ-ਗ੍ਰੰਥ _ਸਾਹਿਬ 


ਨਦੀ _ਰਾਟਨਿਨਿ ਆਦਿ _ਬਖਾਨੋ। ਜਾ ਚਰ _ਕਹਿ ਪਤਿ ਸਬਦ ਪ੍ਰਮਾਨੋ। 
ਸਤ੍ਹ ਸਬਦ ਕਹੁ ਬਹੁਰਿ ਭਣੀਜੈ। ਨਾਮ ਤੁਫੰਗ ਜਾਨ ਜੀਅ ਲੀਜੈ। ੮੨੪। 


ਭੀਖਮ _ਜਨਨਿਨਿ ਆਦਿ ਬਖਾਨੋ। ਜਾ ਚਰ _ਕਹਿ ਪਤਿ ਸਬਦ ਪ੍ਰਮਾਨੋ 
ਨਾਮ ਤੁਪਕ ਕੇ ਸਭ ਹੀ ਲਹੀਐ। ਯਾ_ਮੈ ਕਛੂ ਭੇਦ ਨਹੀ ਕਹੀਐ। ੮੨੫ 


ਨਦੀ ਈਸੁਨਿਨਿ ਆਦਿ ਉਚਰੀਐ। ਜਾ ਚਰ ਕਹਿ ਨਾਇਕ ਪਦ _ਡਰੀਐ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੮੨੬। 


ਨਦੀ _ਰਾਜਨਿਨਿ ਆਦਿ ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ 
ਸਤ੍ਹ ਸਬਦ ਬਹੁਰੋ ਮੁਖਿ ਭਾਖੁ। ਨਾਮ ਤੁਫੌੰਗ ਚੀਨਿ ਚਿਤਿ ਰਾਖੁ। ੮੨੭। 


ਨਦਿ ਨਾਇਕਨਿਨਿ ਆਦਿ ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ 
ਸਤ੍ਹ ਸਬਦ ਬਹੁਰੋ ਤਿਹ ਦੀਜੈ। ਨਾਮ ਤੁਫੰਗ ਚੀਨਿ ਚਿਤਿ ਲੀਜੈ। ੮੨੮ 


ਸਰਿਤੇਸੂਨਿਨਿ ਆਦਿ _ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੮੨੯। 


ਸਰਿਤਾ ਬਰਨਿਨਿ ਆਦਿ ਉਚਰੀਐ। ਜਾ ਚਰ ਕਹਿ ਨਾਇਕ ਪਦ ਡਰੀਐ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਪਹਿਚਾਨੋ। ੮੩0। 


ਸਰਿਤੇਦੁਨਿਨਿ ਆਦਿ ਉਚਾਰੋ। ਜਾ ਚਰ ਕਹਿ ਪਤਿ ਪਦ ਦੇ ਡਾਰੋ 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਜੀਅ ਜਾਨੋ। ੮੩੧। 


ਦੰਹਰ” 
ਸਰਿਤਾ ਨ੍ਰਿਪਨਿਨਿ ਕਤ ਤੇ ਪ੍ਰਥਮੈ ਕਰੋ _ਉਚਾਰ। 
ਜਾ ਚਰ ਪਤਿ ਕਹਿ ਸਤ੍ਹ ਕਹਿ ਨਾਮ ਤੁਪਕ ਜੀਅ ਧਾਰ। ੮੩੨ 


੭%7=ਲ਼ 
ਆਦਿ _ਤਰੰਗਨਿ _ਰਾਜਨਿ ਸਬਦ ਉਚਾਰੀਐ 
ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ।੮੩੩। 
ਨਦੀ ਨ੍ਰਿਪਨਿਨੀ ਮੁਖ _ਤੇ ਆਦਿ _ਬਖਾਨੀਐ। 
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 


੮ 


ਹੋਂ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ।੮੩੪। 


ਸਸੜ ਨਾਮ _ਮਾਲਾ ੫੧੭ 


ਪਹਿਲਾਂ “ਨਦੀ _ਰਾਟਨਿਨਿ” (ਸ਼ਬਦ) ਕਹੋ। ਫਿਰ ਜਾ ਚਰ ਨਾਇਕ” ਸ਼ਬਦ ਰਖੋ। _ਫਿਰ 
'ਸਤ੍ਹ`` ਸ਼ਬਦ ਨੂੰ ਕਹੋਂ। (ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ _ਲਵੋ।੮੨੪ 

ਪਹਿਲਾਂ _“ਭੀਖਮ _ਜਨਨਿਨਿ” (ਗੰਗਾ ਵਾਲੀ ਧਰਤੀ) ਸ਼ਬਦ ਕਹੋਂ। ਫਿਰ “ਜਾ ਚਰ ਪਤਿ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। ਇਸ ਵਿਚ ਕੋਈ ਭੇਦ ਦੀ ਗੱਲ 
ਨ _ਕਹੋ।੮੨੫। 

ਪਹਿਲਾਂ _“ਨਦੀ _ਈਸੁਨਿਨਿ” (ਗੰਗਾ _ਵਾਲੀ ਧਰਤੀ) ਸ਼ਬਦ _ਕਹੋ। (ਫਿਰ) “ਜਾ _ਚਰ 
ਨਾਇਕ” ਪਦ ਜੋੜੋ। ਫਿਰ 'ਸਤ੍ਰ` ਸ਼ਬਦ ਕਥਨ ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ 
ਲਵੇਂ।੮੨੬। 

ਪਹਿਲਾਂ _“ਨਦੀ _ਰਾਜਨਿਨਿ” (ਗੰਗਾ ਵਾਲੀ ਧਰਤੀ) _ਕਹੋ। (ਫਿਰ) 'ਜਾ ਚਰ ਨਾਇਕ” 
ਸ਼ਬਦ ਕਹੋ। ਫਿਰ 'ਸਤ੍ਰ` ਸ਼ਬਦ ਮੁਖ ਤੋਂ ਬੋਲੋ। (ਇਸ ਗੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ 
ਲਵੋਂ।੮੨੭। 

ਪਹਿਲਾਂ _“ਨਦਿਨਾਇਕਨਿਨਿ” (ਨਦੀਆਂ ਦੀ ਨਾਇਕਾ _ਗੰਗਾ _ਵਾਲੀ ਧਰਤੀ) ਪਦ ਬਖਾਨ 
ਕਰੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। ਉਸ ਵਿਚ ਮਗਰੋਂ 'ਸਤ੍ਹ` ਸ਼ਬਦ ਕਥਨ ਕਰੋ। (ਇਸ 
ਨੂੰ) ਮਨ ਵਿਚ _ਤੁਫੰਗ _ਦਾ ਨਾਮ _ਸਮਝ _ਲਵੋ।੮੨੮। 

ਪਹਿਲਾਂ _'ਸਰਿਤੇਸੂਨਿਨਿ” (ਨਦੀਆਂ _ਦੀ _ਸੁਆਮਨੀ ਗੰਗਾ _ਵਾਲੀ ਧਰਤੀ) ਸ਼ਬਦ ਕਹੋ 
(ਉਸ ਵਿਚ) 'ਜਾ ਚਰ ਨਾਇਕ” ਪਦ ਜੋੜੋ। ਫਿਰ 'ਸਤ੍ਰ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ 
ਲੋਗ ਤੁਪਕ _ਦਾ ਨਾਮ _ਸਮਝੋ।੮੨੯ 

ਪਹਿਲਾਂ _“ਸਰਿਤਾ _ਬਰਨਿਨਿ” (ਗੰਗਾ ਨਦੀ ਵਾਲੀ _ਧਰਤੀ) ਸ਼ਬਦ _ਉਚਾਰੋ। ਫਿਰ 'ਜਾ 
ਚਰ ਨਾਇਕ” ਸ਼ਬਦ ਜੋੜੋ। ਮਗਰੋਂ _'ਸਤ੍ਹ' ਸ਼ਬਦ ਕਹੋ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ 
ਸਮਝੋ।੮੩0। 

ਪਹਿਲਾਂ _“ਸਰਿਤੇਦੁਨਿਨਿ” (ਗੰਗਾ ਵਾਲੀ ਨਦੀ) ਪਦ ਦਾ ਉਚਾਰਨ ਕਰੋ। (ਫਿਰ) ਜਾ 
ਚਰ ਪਤਿ” ਪਦ ਜੋੜੋ। ਮਗਰੋਂ 'ਸਤ੍ਹ' ਸ਼ਬਦ ਨੂੰ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਮਨ _ ਵਿਚ _ ਸਮਝ _ਲਵੋਂ।੮੩੧। 
ਦੰਹਰਾ 

ਪਹਿਲਾ _'ਸਰਿਤਾ ਨ੍ਰਿਪਨਿਨਿ” (ਗੰਗਾ ਨਦੀ ਵਾਲੀ ਧਰਤੀ) (ਸ਼ਬਦ) ਮੂੰਹ ਤੋਂ ਉਚਾਰਨ 
ਕਰੋ। ਫਿਰ 'ਜਾ ਚਰ ਪਤਿ (ਸ਼ਬਦ) ਕਹ ਕੇ 'ਸਤ੍ਹ` ਸ਼ਬਦ ਕਹੋ। (ਇਸ ਨੂੰ) ਮਨ ਵਿਚ ਤੁਪਕ 
ਦਾ ਨਾਮ _ਸਮਝ _ਲਵੋ।੮੩੨ 
੭%7ੜਾਲ਼ 


ਪਹਿਲਾਂ _'ਤਰੈਗਨਿ _ਰਾਜਨਿ” (ਗੰਗਾ _ਵਾਲੀ ਧਰਤੀ) ਸ਼ਬਦ ਨੂੰ ਉਚਾਰਨ _ਕਰੋ। _ਫਿਰ 
'ਜਾ ਚਰ” ਕਹਿ ਕੇ 'ਨਾਇਕ` ਪਦ ਜੋੜ ਲਵੋ। (ਫਿਰ) ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਥਨ 
ਕਰੋਂ। (ਇਸ ਨੂੰ) ਸਾਰੇ ਪੁਬੀਨ ਤੁਪਕ _ਦਾ ਨਾਮ _ਸਮਝ _ਲਵੋ।੮੩੩। 

ਪਹਿਲਾਂ “ਨਦੀ ਨ੍ਰਿਪਨਿਨੀ” (ਗੰਗਾ ਨਦੀ _ਵਾਲੀ ਧਰਤੀ) ਮੁਖ ਤੋਂ ਬਖਾਨ _ਕਰੋਂ। ਫਿਰ 
'ਜਾ ਚਰ ਨਾਇਕ” ਪਦ ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਉਚਾਰੋ। (ਇਸ ਨੂੰ) ਸਾਰੇ 
ਤੁਪਕ _ਦੇ _ਨਾਮ ਵਜੋਂ ਵਿਚਾਰ _ਲਵੋ।੮੩੪। 


੫੧੮ 


ਚੱਪਣ 
ਆਦਿ ਜਮੁਨਨੀ ਸਬਦ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋਂ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਫੌਗ ਚੀਨ ਚਿਤ ਲਿਜੈ। ੮੩੫। 


ਕਾਲਿੰਦੂਨਿਨੀ ਆਦਿ _ਉਚਰੀਐ। ਜਾ ਚਰ ਕਹਿ ਨਾਇਕ _ਪਦ _ਡਰੀਐ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੩੬। 


ਕਿਸਨ _ਬਲਭਿਨਿ ਆਦਿ ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੀਐ। ਸਭ ਸ੍ਰੀ ਨਾਮ ਤੁਪਕ ਕੇ ਜਾਨੀਐ। ੮੩੭। 


ਬਸੁਦੇਵਜ _ਬਲਭਨਨਿ ਭਾਖੋ। ਜਾ ਚਰ _ਕਹਿ ਨਾਇਕ ਪਦ ਰਾਖੋ। 
ਸਭ ਸ੍ਰੀ ਨਾਮ ਤੁਪਕ ਕੇ ਜਾਨੋ। ਯਾ ਮੈ ਭੇਦ ਏਕ ਨਹੀ ਮਾਨੋ। ੮੩੮। 


੭%/ਤਲ 


ਸਕਲ ਨਾਮ _ਬਸੁਦੇਵ ਕੇ ਆਦਿ _ਉਚਾਰੀਐ। 

ਜਾ _ਬਲਭਨੀ _ਤਾ ਪਾਛੇ ਪਦ _ਡਾਰੀਐ। 

ਜਾ ਚਰ ਕਹਿ ਰਿਪੁ ਸਬਦ ਬਹੁਰਿ ਤਿਹ ਭਾਖੀਐ। 

ਹੋਂ ਚੀਨਿ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ। ੮੩੯। 


ਜਪਣ 
ਸਿਆਮ _ਬਲਭਾ ਆਦਿ _ਬਖਾਨੋ। ਜਾ ਚਰ ਕਹਿ ਨਾਇਕ ਪਦੁ ਠਾਨੋ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੮੪0। 
ਮੁਸਲੀਧਰ _ਬਲਭਾ _ਬਖਾਨਹੁ। _ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਭਣੀਜੈ। ਜਾਨ ਨਾਮ ਤੁਪਕ ਕੋ _ਲੀਜੈ। ੮੪੧। 
ਬਾਪੁਰਧਰ _ਬਲਭਾ ਪੁਮਾਨੋ। ਜਾ ਚਰ ਕਹਿ ਪਤਿ ਸਬਦਹਿ_ਠਾਨੋ। 
ਸਤ੍ਹ ਸਬਦ ਕੋ ਬਹੁਰਿ ਉਚਰੀਐ। ਸਬ ਜੀਅ ਨਾਮ ਤੁਪਕ ਕੇ ਧਰੀਐ। ੮੪੨। 


ਬੰਸੀਧਰ ਧਰਨਿਨਿ ਪਦ ਦਿਜੈ। ਜਾ ਚਰ ਕਹਿ ਪਤਿ ਸਬਦ ਭਣਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਪਹਿਚਾਨੋ। ੮੪੩। 


ਬਿਸੁਇਸ _ਬਲਭਾਦਿ ਪਦ ਦੀਜੈ। ਜਾ ਚਰ ਕਹਿ ਪਤਿ ਸਬਦ _ਭਣੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੪੪। 


ਬਿਸੁਇਸੇਸੁਣੀ ਆਦਿ ਭਣਿਜੈ। ਜਾ ਚਰ ਕਹਿ ਪਤਿ ਪਦ ਪੁਨਿ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੮੪੫। 


ਸਸੜ _ਨਾਮ _ਮਾਲਾ ੫੧੯ 


ਚੱਪਣ? 

ਪਹਿਲਾਂ _'ਜਮੁਨਨੀ” (ਜਮਨਾ ਵਾਲੀ ਧਰਤੀ) ਸ਼ਬਦ _ਦਾ ਉਚਾਰਨ _ਕਰੋ। (ਫਿਰ) 'ਜਾ 
ਚਰ ਨਾਇਕ” ਸ਼ਬਦ ਜੋੜੋ। ਫਿਰ (ਅੰਤ ਉਤੇ) 'ਸਤ੍ਰ` ਸ਼ਬਦ ਨੂੰ ਕਥਨ ਕਰੋਂ। (ਇਸ ਨੂੰ) ਤੁਫੌਗ 
ਦਾ ਨਾਮ _ਸਮਝ __ਲਵੋ।੮੩੫। 

ਪਹਿਲਾਂ _'ਕਾਲਿੰਦੂਨਿਨੀ” (ਜਮਨਾ ਨਦੀ _ਵਾਲੀ ਧਰਤੀ) ਸ਼ਬਦ _ਕਹੋ। (ਫਿਰ) “ਜਾ ਚਰ 
ਨਾਇਕ” ਪਦ ਜੋੜੋ। ਫਿਰ 'ਸਤ੍ਰ` ਪਦ ਨੂੰ ਕਥਨ ਕਰੋ। (ਇਹ) ਨਾਮ ਸਭ _ਲੋਗ ਤੁਪਕ ਦੇ 
ਸਮਝੇ ।੮੩੬। 

ਪਹਿਲਾਂ _“ਕਿਸਨ _ਬਲਭਿਨਿ” (ਜਮਨਾ _ਨਦੀ _ਵਾਲੀ ਧਰਤੀ) ਸ਼ਬਦ _ਕਹੋ। (ਫਿਰ) 'ਜਾ 
ਚਰ ਨਾਇਕ” ਸ਼ਬਦ ਦਾ ਉਚਾਰਨ ਕਰੋ। ਮਗਰੋਂ_ 'ਸਤ੍ਹ` ਸ਼ਬਦ ਨੂੰ ਜੋੜੋ। (ਇਹ) ਤੁਪਕ ਦਾ ਨਾਮ 
ਹੈ, _ਸਭ _ਜਾਣ _ਲਵੋ।੮੩੭। 

ਪਹਿਲਾਂ _ “ਬਸੁਦੇਵਜ _ਬਲਭਨਨਿ” _ (ਜਮਨਾ _ ਨਦੀ _ ਵਾਲੀ _ਧਰਤੀ) ਸ਼ਬਦ _ ਉਚਾਰੋਂ। 
(ਫਿਰ) 'ਜਾ ਚਰ ਨਾਇਕ” ਪਦ ਰਖੋ। ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ। ਇਸ ਵਿਚ ਰਤਾ 
ਜਿੰਨਾ ਭੇਦ ਨ _ਸਮਝੋ।੮੩੮। 


੭%/ਤਲ 


ਪਹਿਲਾਂ _“ਬਸੁਦੇਵ” ਦੇ ਸਾਰੇ ਨਾਮ _ਉਚਾਰੋਂ। ਇਸ ਪਿਛੋਂ “ਜਾ _ਬਲਭਨੀ” (ਜਮਨਾ ਨਦੀ) 
ਪਦ ਨੂੰ ਜੋੜੋ। ਮਗਰੋਂ “ਜਾ ਚਰ ਰਿਪੁ” ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਸਭ ਲੋਗ ਤੁਪਕ 


ਦੇ ਨਾਮ _ਵਿਚਾਰ _ਲਵੋ।੮੩੯। 


ਚੱਪਣ? 

ਪਹਿਲਾਂ “ਸਿਆਮ _ਬਲਭਾ” (ਜਮਨਾ ਨਦੀ ਵਾਲੀ ਧਰਤੀ) ਕਹੋ। “ਜਾ ਚਰ ਨਾਇਕ” ਪਦ 
ਜੋੜੋ। ਮਗਰੋਂ _ 'ਸਤ੍ਹ` ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੮80। 

ਪਹਿਲਾਂ _'ਮੁਸਲੀਧਰ ਬਲਭਾ” ਸ਼ਬਦ ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋਂ। ਮਗਰੋਂ 
'ਸਤ੍ਹ`` ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਤੁਪਕ ਦਾ ਨਾਮ _ਸਮਝ _ਲਵੋ।੮੪੧। 

(ਪਹਿਲਾਂ) _“ਬਾਪੁਰਧਰ _ਬਲਭਾ” (ਸ਼ਬਦ) _ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜ 
ਦਿਓ। ਮਗਰੋਂ _'ਸਤ੍ਹ' ਪਦ ਦਾ ਕਥਨ ਕਰੋ। (ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ 
ਸਮਝੇ।੮੪੨। 

ਪਹਿਲਾਂ _“ਬੈਸੀਧਰ _ਧਰਨਿਨਿ” (ਕਿਸਨ ਦੀ ਧਾਰਨ ਕੀਤੀ ਨਦੀ ਜਮਨਾ _ਵਾਲੀ ਧਰਤੀ) 
ਸ਼ਬਦ ਰਖੋ। ਫਿਰ 'ਜਾ ਚਰ ਪਤਿ” ਸ਼ਬਦ ਨੂੰ ਕਹੋਂ। ਮਗਰੋਂ_ 'ਸਤ੍ਹ' ਸ਼ਬਦ ਦਾ ਕਥਨ ਕਰੋਂ। (ਇਸ 
ਨੂੰ) ਸਭ ਤੁਪਕ ਦਾ ਨਾਮ _ਸਮਝੋ।੮੪੩। 

ਪਹਿਲਾ “ਬਿਸੁਇਸ ਬਲਭਾਦਿ” ਪਦ ਉਚਾਰੋਂ। (ਫਿਰ) ਜਾ ਚਰ ਪਤਿ” ਸ਼ਬਦ ਦਾ ਬਖਾਨ 
ਕਰੋ। ਮਗਰੋਂ _ 'ਸਤ੍ਹ` ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੮੪੪। 

ਪਹਿਲਾਂ _“ਬਿਸੁਇਸੇਸੁਣੀ` (ਜਮਨਾ ਨਦੀ _ਵਾਲੀ ਧਰਤੀ) ਪਦ ਆਖੋ। ਫਿਰ 'ਜਾ ਚਰ 
ਪਤਿ” ਜੋੜੋ। ਮਗਰੋਂ 'ਸਤ੍ਹ` ਸ਼ਬਦ ਨੂੰ _ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੮੪੫। 


੫੨0 ਸੀ _ਦਸਮ-ਗ੍ਰੰਥ _ਸਾਹਿਬ 


ਜਦੁ ਨਾਇਕ ਨਾਇਕਾ _ਬਖਾਨੋ। ਜਾ ਚਰ _ਕਹਿ ਪਤਿ ਸਬਦ ਪੁਮਾਨੋ। 
ਤਾ ਕੇ ਅੰਤਿ ਸਤ੍ਹ ਪਦ ਦੀਜੈ। ਨਾਮ ਤੁਫੌਗ ਚੀਨ ਚਿਤਿ ਲੀਜੈ। ੮੪੬। 


੭%7#ਤਲ 

ਦੁਆਰਾਵਤੀਸ _ਬਲਭਾ ਆਦਿ _ਉਚਾਰੀਐ। 

ਜਾ ਚਰ ਨਾਇਕ ਪਦ ਕੋ ਪੁਨਿ ਦੈ ਡਾਰੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ _ਕੇ ਨਾਮ ਪੂਬੀਨ ਪਛਾਨੀਐ।੮੪੭। 
ਜਾਦੋ ਰਾਇ _ਬਲਭਾ ਆਦਿ _ਬਖਾਨੀਐ। 

ਜਾ ਚਰ ਕਹਿ ਨਾਇਕ ਪਦ ਬਹੁਰਿ ਪੁਮਾਨੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਭਣੀਜੀਐ। 


<. 


ਹੋਂ _ਸਕਲ ਤੁਪਕ ਕੇ ਨਾਮ ਚਤੁਰ _ਲਖਿ _ਲੀਜੀਐ।੮੪੮। 
ਦੁਆਰਕੇਦੁ _ਬਲਭਿਨਿ ਉਚਾਰਨ _ਕੀਜੀਐ। 

ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ _ਪਛਾਨੀਐ। ੮੪੯। 
ਦੁਆਰਕੇਸ _ਬਲਭਨਿ ਸੁ ਆਦਿ _ਬਖਾਨੀਐ। 

ਜਾ ਚਰ ਕਹਿ ਨਾਇਕ ਪਦ ਬਹੁਰ ਪੁਮਾਨੀਐ। 

ਸਤ੍ਹ ਸਬਦ ਕੌ ਤਾ ਕੇ ਅੰਤਿ ਉਚਾਰੀਐ। 


੮ 


ਹੋਂ ਸਕਲ ਤੁਪਕ ਕੇ ਨਾਮ ਚਤੁਰ ਚਿਤਿ _ਧਾਰੀਐ।੮੫0। 
ਜਪਣ 

ਦੁਆਰਕੇ ਅਨਿਨਿ ਆਦਿ ਬਖਾਨੋ। ਜਾ ਚਰ _ਕਹਿ ਪਤਿ ਸਬਦ ਪ੍ਰਮਾਨੋ। 

ਸਤ੍ਹ ਸਬਦ ਕੋ ਬਹੁਰਿ ਉਚਰੀਐ। ਸਭ ਸ੍ਰੀ ਨਾਮ ਤੁਪਕ ਕੇ ਧਰੀਐ। ੮੫੧। 


ਜਦੁਨਾਥਨਨੀ ਆਦਿ _ਭਨੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੫੨। 


ਦੁਆਰਵਤੀ ਸਰਨਿਨ ਪਦ ਭਾਖੁ। ਜਾ ਚਰ ਕਹਿ ਨਾਇਕ ਪਦ ਰਾਖੁ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੫੩। 


੭%/ਤਲ 


ਦੁਆਰਵਤੀ ਨਾਇਕਨਿਨਿ ਆਦਿ ਉਚਾਰੀਐ। 
ਜਾ ਚਰ ਕਹਿ ਕੈ ਪੁਨ ਨਾਇਕ ਪਦ ਡਾਰੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ।੮੫੪। 


ਸਸਤੂ __ਨਾਮ _ਮਾਲਾ ੫੨੧ 


ਪਹਿਲਾਂ _“ਜਦੁ _ਨਾਇਕ _ਨਾਇਕਾ” ਸ਼ਬਦ _ਕਹੋ। _(ਫਿਰ) “ਜਾ _ਚਰ _ਪਤਿ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਪਦ _ਰਖੋ। (ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ 
ਸਮਝ _ਲਵੋਂ।੮੪੬। 


੭%/ਤਲ 


ਪਹਿਲਾਂ _“ਦੁਆਰਾਵਤੀਸ _ਬਲਭਾ” _(ਦੁਆਰਿਕਾ ਦੇ ਸੁਆਮੀ ਕ੍ਰਿਸ਼ਨ ਦੀ ਪਿਆਰੀ ਨਦੀ 
ਜਮਨਾ) ਸ਼ਬਦ ਉਚਾਰੋ। ਫਿਰ 'ਜਾ ਚਰ ਨਾਇਕ” ਪਦ ਨੂੰ ਜੋੜੋ। ਉਸ ਦੇ ਅੰਤ ਵਿਚ 'ਸਤ੍ਹ” 
ਪਦ ਕਥਨ _ਕਰੋ। (ਇਸ ਨੂੰ) ਪੁਬੀਨ ਲੋਗ _ਤੁਪਕ _ਦਾ _ਨਾਮ _ਸਮਝ _ਲੈਣ।੮੪੭। 


ਪਹਿਲਾਂ _'ਜਾਦੋ ਰਾਇ ਬਲਭਾ” ਸ਼ਬਦ ਆਖੋ। ਫਿਰ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ 
ਦੇ ਅੰਤ ਵਿਚ 'ਸਤ੍` ਸ਼ਬਦ ਕਥਨ ਕਰੋ। (ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਸਮਝ 
ਲੈਣ।੮੪੮। 


ਪਹਿਲਾਂ _'ਦੁਆਰਕੇਂਦੁ _ਬਲਭਿਨਿ” (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ _ਧਰਤੀ) ਸ਼ਬਦ 
ਕਹੋ। ਪਿਛੋਂ ਜਾ ਚਰ ਨਾਇਕ” ਕਥਨ ਕਰੋ। (ਫਿਰ) ਉਸ ਦੇ ਅੰਤ ਵਿਚ 'ਸਤ੍ਰ” ਸ਼ਬਦ ਨੂੰ 
ਉਚਾਰੋ। _(ਇਸ ਨੂੰ) ਚਤੁਰ _ਲੋਗ ਤੁਪਕ _ਦਾ _ਨਾਮ _ਸਮਝ _ਲੈਣ।੮੪੯। 


ਪਹਿਲਾਂ _'ਦੁਆਰਕੇਸ _ਬਲਭਿਨ” ਨੂੰ ਬਿਆਨ ਕਰੋ। ਮਗਰੋਂ “ਜਾ ਚਰ” ਪਦ ਕਹਿ ਕੇ 
'ਨਾਇਕ” ਪਦ ਕਥਨ ਕਰੋ। ਉਸ ਦੇ ਅੰਤ ਉਤੇ 'ਸਤ੍ਰ ਸ਼ਬਦ ਉਚਾਰੋ। (ਇਸ ਨੂੰ) ਸਭ ਚਤੁਰ 
ਤੁਪਕ _ਦਾ _ਨਾਮ _ਸਮਝ _ਲਣ।੮੫0। 


ਚੱਪਣ? 

ਪਹਿਲਾਂ _'ਦੁਆਰਕੇ _ਅਨਿਨਿ” (ਜਮਨਾ ਵਾਲੀ ਧਰਤੀ) ਸ਼ਬਦ _ਦਾ ਕਥਨ _ਕਰੋਂ। (ਫਿਰ) 
'ਜਾ ਚਰ ਨਾਇਕ” ਪਦ ਨੂੰ ਜੋੜੋ। ਮਗਰੋਂ 'ਸਤ੍ਹ` ਸ਼ਬਦ ਨੂੰ ਕਹੋ। (ਇਸ ਨੂੰ) ਸਭ ਤੁਪਕ ਦਾ 
ਨਾਮ _ ਸਮਝੋ।੮੫੧। 

ਪਹਿਲਾਂ _'ਜਦੁਨਾਥਨਨੀ” ਸ਼ਬਦ ਕਥਨ ਕਰੋ। ਫਿਰ ਜਾ ਚਰ” ਕਹਿ ਕੇ “ਨਾਇਕ” ਪਦ 
ਜੋੜੋ। ਮਗਰੋਂ “ਸਤ੍ਹ' ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣ 
ਲਵੇਂ।੮੫੨। 

(ਪਹਿਲਾਂ) 'ਦੁਆਰਾਵਤੀ ਸਰਨਿਨ” (ਸ੍ਰੀ ਕ੍ਰਿਸ਼ਨ ਦੀ ਰਾਣੀ ਜਮਨਾ ਦੀ ਧਰਤੀ) ਸ਼ਬਦ 
ਕਹੋ। (ਫਿਰ) 'ਜਾ ਚਰ” ਕਹਿ ਕੇ “ਨਾਇਕ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਦਾ ਕਥਨ ਕਰੋ। 
(ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ।੮੫੩। 


੭%/ਤਲ 


ਪਹਿਲਾਂ _'ਦੁਆਰਾਵਤੀ ਨਾਇਕਨਿਨਿ” (ਜਮਨਾ ਨਦੀ _ਵਾਲੀ ਧਰਤੀ) ਸ਼ਬਦ _ਕਹੋ। _ਫਿਰ 
'ਜਾ ਚਰ ਨਾਇਕ” ਸ਼ਬਦ ਨੂੰ ਜੋੜੋ। ਇਸ ਦੇ ਅੰਤ ਵਿਚ 'ਸਤ੍ੂ` ਸ਼ਬਦ ਨੂੰ ਕਥਨ ਕਰੋ। (ਇਹ) 


ਤੁਪਕ _ਦਾ _ਨਾਮ ਬਣ ਜਾਂਦਾ ਹੈ, ਸਭ _ਪੁਬੀਨ _ਵਿਚਾਰ _ਲੈਣ।੮੫੪। 


੫੨੨ 


ਚੱਪਣ 
ਦੁਆਰਕਾ _ਧਨਨਿ ਆਦਿ _ਬਖਾਨੋ। ਜਾ ਚਰ ਕਹਿ ਪਤਿ ਸਬਦ _ਪੁਮਾਨੋ 
ਸਤ੍ਹ ਸਬਦ ਕੋ ਬਹੁਰਿ ਭਣੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੮੫੫ 


ਦੁਆਰਕੇਂਦੁਨਿਨਿ ਆਦਿ _ਉਚਰੀਐ। ਜਾ ਚਰ _ਕਹਿ ਪਤਿ ਸਬਦ ਸੁ ਧਰੀਐ। 
ਸਤ੍ਹ ਸਬਦ ਕੇ ਅੰਤਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਮਾਨੋ। ੮੫੬ 


ਦੁਆਰਾਵਤੇਸੂਨਿ ਆਦਿ _ਬਖਾਨਹੁ। ਜਾ ਚਰ _ਕਹਿ ਪਤਿ ਸਬਦ ਸੁ _ਠਾਨਹੁ 
ਸਤ੍ਹ ਸਬਦ ਕੋ ਬਹੁਰਿ ਉਚਰੀਐ। ਸਭ ਸ੍ਰੀ ਨਾਮ ਤੁਪਕ ਕੇ ਧਰੀਐ। ੮੫੭ 


ਜਦ੍ਹੇਸਨਿ ਆਦਿ ਉਚਾਰਨ ਕੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਪਹਿਚਾਨੋ। ੮੫੮। 


ਦੁਆਰਾਵਤੀ ਨਾਇਕਨਿਨਿ ਭਾਖਹੁ। ਜਾ ਚਰ ਕਹਿ ਪਤਿ ਪਦ ਕਹੁ _ਰਾਖਹੁ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੮੫੯। 


ਜਗਤੇਸਰਨਿਨਿ ਆਦਿ _ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੬0। 


੭%/ਤਲ 


ਅਨਿਕ ਦੁੰਦਭਜਾ _ਬਲਭਨਿ ਆਦਿ _ਬਖਾਨੀਐ। 
ਜਾ ਚਰ ਕਹਿ ਨਾਇਕ ਪਦ ਬਹੁਰਿ ਪੁਮਾਨੀਐ 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 


੮ 


ਹੋ ਸਕਲ ਤੁਪਕ ਕੇ ਨਾਮ ਸੁਮੌਤ੍ਰ _ਬਿਚਾਰੀਐ।੮੬੧। 

ਹਲੀ ਭ੍ਰਾਤਨਿਨਿ ਆਦਿ _ਬਖਾਨਨਿ ਕੀਜੀਐ 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪੁਮਾਨੀਐ।੮੬੨ 

ਚੱਪਣਾ 

ਬਲਿ ਆਨੁਜਨਿਨਿ ਆਦਿ ਬਖਾਨੋ। ਜਾ ਚਰ ਕਹਿ ਪਤਿ ਸਬਦ ਪੁਮਾਨੋ 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਫੌੰਗ ਚੀਨ ਚਿਤਿ ਲਿਜੈ। ੮੬੩। 
ਬਲਿ ਭਈਅਨਨੀ ਆਦਿ _ਬਖਾਨੋ। _ਜਾ ਚਰ ਕਹਿ ਪਤਿ ਸਬਦ ਪ੍ਰਮਾਨੋ 


ਸਤੁ ਸਬਦ ਕੋ ਬਹੁਰੋ ਕਹੀਯੋ। ਸਭ ਸ੍ਰੀ ਨਾਮ ਤੁਪਕ ਕੇ ਲਹੀਯੋ। ੮੬੪ 


ਰਉਹਣੇਅ ਭ੍ਰਾਤਨਨਿ ਭਾਖੁ। ਜਾ ਚਰ ਕਹਿ ਨਾਇਕ ਪਦ ਰਾਖੁ 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਸਭ ਸ੍ਰੀ ਨਾਮ ਤੁਪਕ ਲਹਿ ਲਿਜੈ। ੮੬੫। 


ਸਸੜ ਨਾਮ ਮਾਲਾ ੫੨੩ 


ਜਪਣ 
ਪਹਿਲਾਂ 'ਦੁਆਰਕਾ _ਧਨਨੀ” ਸ਼ਬਦ ਕਥਨ ਕਰੋ। (ਫਿਰ) ਜਾ ਚਰ ਪਤਿ” ਸ਼ਬਦ ਜੋੜੋ 
ਮਗਰੋਂ _'ਸਤ੍ਹ' ਸ਼ਬਦ ਕਹੋ। (ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ।੮੫੫। 
ਪਹਿਲਾਂ _'ਦੁਆਰਕੇਂਦੁਨਿਨਿ” (ਜਮਨਾ _ਨਦੀ _ਵਾਲੀ _ਧਰਤੀ) ਸ਼ਬਦ _ਕਹੋ। (ਫਿਰ) 'ਜਾ 
ਚਰ ਪਤਿ” ਸ਼ਬਦਾਂ ਨੂੰ ਨਾਲ ਜੋੜੋਂ। (ਫਿਰ) ਅੰਤ ਉਤੇ 'ਸਤ੍' ਸ਼ਬਦ ਨੂੰ ਕਥਨ ਕਰੋ। (ਇਸ ਨੂੰ) 


ਸਭ ਤੁਪਕ _ਦਾ ਨਾਮ _ਮਨ _ਲਵੋ।੮੫੬। 

ਪਹਿਲਾਂ _'ਦੁਆਰਾਵਤੇਸੁਨਿ” (ਜਮਨਾ ਨਦੀ _ਵਾਲੀ ਧਰਤੀ) ਸ਼ਬਦ _ਕਥਨ _ਕਰੋ। (ਫਿਰ) 
'ਜਾ ਚਰ ਪਤਿ” ਸ਼ਬਦਾਂ ਨੂੰ ਜੋੜੋਂ। ਮਗਰੋਂ “ਸਤ੍ਹ` ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋਂ।੮੫੭। 

ਪਹਿਲਾਂ _'ਜਦ੍ਰੇਸਨਿ” (ਜਮਨਾ ਨਦੀ _ਵਾਲੀ ਧਰਤੀ) ਸ਼ਬਦ _ਉਚਾਰੋ। _(ਫਿਰ) 'ਜਾ _ਚਰ 
ਨਾਇਕ” ਸ਼ਬਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਦਾ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ ।੮੫੮। 

ਪਹਿਲਾਂ “ਦੁਆਰਾਵਤੀ ਨਾਇਕਨਿਨਿ” (ਸ਼ਬਦ) ਕਹੋ। (ਫਿਰ) ਜਾ ਚਰ ਪਤਿ” ਪਦ ਨੂੰ 
ਜੋੜੋ। ਮਗਰੋਂ _'ਸਤ੍` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੮੫੯। 

ਪਹਿਲਾਂ _“ਜਗਤੇਸਰਨਿਨਿ” ਸ਼ਬਦ _ਦਾ ਉਚਾਰਨ ਕਰੋ। (ਫਿਰ) 'ਜਾ ਚਰ ਨਾਇਕ” 
ਦਾ ਪਦਾਂ ਨੂੰ ਜੋੜੋ। ਮਗਰੋਂ _'ਸਤ੍ਹ' ਸ਼ਬਦ ਦਾ _ਕਥਨ _ਕਰੋ। ਇਸ ਨੂੰ ਸਭ ਤੁਪਕ ਦਾ ਨਾਮ 
ਸਮਝੋ।੮੬0। 
੭%7ੜਾਲ਼ 


ਪਹਿਲਾਂ “ਅਨਕ _ਦੁੰਦਭਜਾ _ਬਲਭਨਿ” (ਕ੍ਰਿਸ਼ਨ _ਦੀ ਪਿਆਰੀ _ਜਮਨਾ ਵਾਲੀ _ਧਰਤੀ) 
(ਪਦ) ਦਾ ਉਚਾਰਨ ਕਰੋ। ਫਿਰ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰਾ 
ਸ਼ਬਦ _ਦਾ _ਕਥਨ _ਕਰੋ। _ਸਭ ਮਿਤ੍ਰੋ! ਇਸ ਨੂੰ ਤੁਪਕ ਦਾ ਨਾਮ ਸਮਝ _ਲਵੋਂ।੮੬੧। 


ਪਹਿਲਾਂ _“ਹਲੀ ਭ੍ਰਾਤਨਿਨਿ” (ਸ਼ਬਦ) ਦਾ ਬਖਾਨ _ਕਰੋਂ। ਫਿਰ 'ਜਾ ਚਰ ਨਾਇਕ” ਪਦ 
ਜੋੜੋ। ਉਸ ਦੇ ਅੰਤ ਉਤੇ 'ਸਤ੍' ਸ਼ਬਦ ਨੂੰ ਕਹੋ। (ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ 
ਬੁੱਧਮਾਨ ਵਿਚਾਰ _ਕਰ _ ਲੈਣ।੮੬੨। 


ਜਪਣ 

ਪਹਿਲਾਂ _“ਬਲੀ _ਆਨੁਜਨਿਨਿ” (ਬਲਦੇਵ ਦੇ ਛੋਟੇ ਭਰਾ _ਦੀ ਰਾਣੀ ਜਮਨਾ ਨਦੀ ਦੀ 
ਧਰਤੀ) ਸ਼ਬਦ ਕਥਨ ਕਰੋ। (ਬਾਦ ਵਿਚ) 'ਜਾ ਚਰ ਪਤਿ” ਸ਼ਬਦ ਜੋੜੋ। ਮਗਰੋਂ _'ਸਤ੍ਹ' ਸ਼ਬਦ 
ਕਥਨ _ਕਰੋ। (ਇਹ) ਤੁਫੰਗ ਦਾ ਨਾਮ ਹੈ, ਚਿਤ ਵਿਚ ਵਿਚਾਰ _ਲਵੋ।੮੬੩ 

ਪਹਿਲਾਂ “ਬਲਿ _ਭਈਅਨਨੀ” ਸ਼ਬਦ ਸ਼ੁਰੂ ਵਿਚ ਕਹੋ। (ਫਿਰ) 'ਜਾ ਚਰ ਪਤਿ” ਸ਼ਬਦ 
ਜੋੜੋ। ਮਗਰੋਂ _'ਸਤ੍ਹ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।੮੬੪। 

(ਪਹਿਲਾਂ) _“ਰਉਹਣੇਅ _ਭਰਾਤਨਨੀ” _(ਰੋਹਿਣੀ ਦੇ ਪਤੀ ਬਲਦੇਵ ਦੇ ਭਰਾ ਦੀ ਪਤਨੀ 
ਜਮਨਾ ਨਾਂ ਦੀ ਨਦੀ ਵਾਲੀ ਧਰਤੀ) ਕਹੋ। (ਫਿਰ) 'ਜਾ ਚਰ ਨਾਇਕ” ਪਦ ਜੋੜੋਂ। ਮਗਰੋਂ _'ਸਤ੍ਹ' 
ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਾਰੇ ਤੁਪਕ ਦਾ _ਨਾਮ _ਸਮਝੋ।੮੬੫ 


੫੨੪ ਸੀ _ਦਸਮ-ਗ੍ਰੰਥ _ਸਾਹਿਬ 


ਬਲਭਦੂ _ਭਰਾਤਨਿਨਿ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੬੬। 


%7 ਤਲ 
ਪ੍ਰਲੰਬਘਨੁ _ਅਨੁਜਨਨੀ ਆਦਿ _ਬਖਾਨੀਐ। 
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 
ਹੋ ਸਕਲ ਤੁਪਕ ਕੇ ਨਾਮ ਸੁਬੁਧਿ _ਬਿਚਾਰੀਐ।੮੬੭। 


ਕਾਮਪਾਲ ਅਨੁਜਨਿਨੀ ਆਦਿ _ਭਨੀਜੀਐ। 
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 


੮ 


ਹੋ ਸਕਲ ਤੁਪਕ ਕੇ ਨਾਮ ਸੁ ਮੰਤ੍ਰ _ਬਿਚਾਰੀਐ।੮੬੮। 


ਹਲ ਆਯੁਧ _ਅਨੁਜਨਿਨੀ ਆਦਿ _ਬਖਾਨੀਐ। 
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ। 
ਅਰਿ ਪਦ ਤਾ ਕੇ ਅੰਤਿ ਸੁ ਕਬਿ ਕਹਿ ਦੀਜੀਐ। 
ਹੋਂ ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ। ੮੬੯। 


ਰਿਵਤਿ _ਰਵਨ _ਅਨੁਜਨਿਨੀ ਆਦਿ _ਬਖਾਨੀਐ। 
ਜਾ ਚਰ ਕਹਿ ਨਾਇਕ ਪਦ ਬਹੁਰਿ ਪੁਮਾਨੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਸੁ ਦੀਜੀਐ। 


੮ 


ਹੋਂ _ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ।੮੭0। 


ਚੱਪਣਾ 
ਰਾਮ ਅਨੁਜਨਿਨੀ ਆਦਿ ਉਚਾਰੋ। ਜਾ ਚਰ ਕਹਿ ਪਤਿ ਪਦ ਦੈ ਡਾਰੋਂ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਪਦ ਜਾਨੋ। ੮੭੧। 


ਬਲਦੇਵ ਅਨੁਜਨੀ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਭਣਿਜੇ। ਨਾਮ ਤੁਪਕ ਕੇ ਸਭ ਲਹਿ ਲਿਜੇ। ੮੭੨। 


੭%/ਤਲ 


ਪ੍ਰਲੰਬਾਰਿ _ਅਨੁਜਨਿਨੀ ਆਦਿ ਉਚਾਰੀਐ। 
ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 


੮ 


ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ।੮੭੩। 


ਸਸੜ ਨਾਮ ਮਾਲ ੫੨੫ 


ਪਹਿਲਾਂ _“ਬਲਭਦੁ _ਭ੍ਰਾਤਨਿਨਿ” (ਸ਼ਬਦ) _ਉਚਾਰਨ _ਕਰੋ। _(ਫਿਰ) “ਜਾ ਚਰ ਨਾਇਕ” 
ਪਦ _ਕਹੋ। ਮਗਰੋਂ _ 'ਸਤ੍ਹ` ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ 
ਜਾਣੌ।੮੬੬। 


੭%/ਤਲ 


ਪਹਿਲਾਂ 'ਪ੍ਲੰਬਘਨੁ _ਅਨੁਜਨਨੀ” _(ਪ੍ਰਲੰਬ _ਰਾਖਸ ਨੂੰ ਮਾਰਨ _ਵਾਲੇ ਬਲਦੇਵ ਦੇ ਛੋਟੇ 
ਭਰਾ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ। ਫਿਰ 'ਜਾ ਚਰ ਨਾਇਕ” 
ਪਦ ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਉਚਾਰੋ। (ਇਸ ਨੂੰ) ਸਾਰੇ ਬੁੱਧੀਮਾਨ ਤੁਪਕ 
ਦਾ ਨਾਮ _ ਸਮਝੋ।੮੬੭। 


ਪਹਿਲਾਂ _“ਕਾਮਪਾਲ _ਅਨੁਜਨਿਨੀ” (ਕਾਮ _ਦੇ _ਅਵਤਾਰ _ਪਰਦੁਮਨ ਨੂੰ ਪਾਲਣ _ਵਾਲੇ 
ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ। ਫਿਰ 'ਜਾ ਚਰ ਨਾਇਕ” ਪਦ 
ਜੋੜੋ। ਉਸ ਦੇ ਅੰਤ ਵਿਚ 'ਸਤੁ” ਸ਼ਬਦ ਨੂੰ ਉਚਾਰੋ। (ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ 
ਕਰਕੇ _ ਸਮਝੋ।੮੬੮। 


ਪਹਿਲਾਂ _“ਹਲ _ ਆਯੁਧ _ਅਨੁਜਨਿਨੀ' (ਹਲ _'ਸਤ੍ਰ' ਧਾਰਨ _ਕਰਨ _ਵਾਲੇ _ਬਲਦੇਵ ਦੀ 
ਛੋਟੀ ਭਰਜਾਈ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ। ਫਿਰ 'ਜਾ ਚਰ ਨਾਇਕ” ਕਹਿ 
ਕੇ ਉਸ ਦੇ ਅੰਤ ਉਤੇ 'ਅਰਿ” ਪਦ _ਕਵੀਓ! ਕਹਿ ਦਿਓ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ _ਲਵੋਂ।੮੬੯। 


ਪਹਿਲਾਂ “ਰਿਵਤਿ ਰਵਨ _ਅਨੁਜਨਿਨੀ” (ਰੇਵਤੀ ਨਾਲ _ਰਮਣ ਕਰਨ ਵਾਲੇ ਬਲਦੇਵ ਦੀ 
ਛੋਟੀ ਭਰਜਾਈ ਜਮਨਾ _ਨਦੀ _ਦੀ ਧਰਤੀ ਵਾਲੀ) ਸ਼ਬਦ ਵਰਣਨ _ਕਰੋਂ। _ਮਗਰੋ' “ਜਾ ਚਰ 
ਨਾਇਕ” ਪਦ ਜੋੜੋ। ਉਸ ਦੇ ਅੰਤ ਵਿਚ 'ਸਤ੍ਰ` ਸ਼ਬਦ ਕਥਨ ਕਰੋ। (ਇਸ ਤਰ੍ਹਾਂ) ਸਭ ਇਸ 
ਨੂੰ ਤੁਪਕ _ਦਾ ਨਾਮ _ਸਮਝ _ਲਵੋ।੮੭0। 
ਚੱਪਣ? 

ਪਹਿਲਾਂ “ਰਾਮ _ਅਨੁਜਨਿਨੀ` (ਬਲਰਾਮ ਦੇ ਛੋਟੇ ਭਰਾ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ 
ਵਾਲੀ ਧਰਤੀ) ਕਹੋ। (ਫਿਰ) 'ਜਾ ਚਰ ਪਤਿ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਦਾ ਕਥਨ ਕਰੋਂ। 
(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ।੮੭੧। 

ਪਹਿਲਾਂ “ਬਲਦੇਵ ਅਨੁਜਨੀ” (ਸ਼ਬਦ) ਕਹੋ। (ਫਿਰ) ਜਾ ਚਰ ਨਾਇਕ” ਪਦ ਕਥਨ 
ਕਰੋ। ਮਗਰੋਂ “ਸਤ੍ਹ' ਸ਼ਬਦ ਕਹਿ ਦਿਓ। (ਇਸ ਨੂੰ) ਸਭ ਤੁਪਕ ਦਾ ਨਾਮ ਕਰਕੇ ਜਾਣੋ।੮੭੨। 
੭%/#=ਲ 

ਪਹਿਲਾਂ 'ਪੁਲੰਬਾਰਿ ਅਨੁਜਨਿਲਿ” (ਪੁਲੰਬ ਦੈਂਤ ਦੇ ਵੈਰੀ ਬਲਰਾਮ _ਦੀ ਛੋਟੀ ਭਰਜਾਈ 
ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ। _ਫਿਰ ਜਾ ਚਰ ਨਾਇਕ” ਪਦ ਜੋੜੋ। ਉਸ ਦੇ 
ਅੰਤ ਵਿਚ _'ਸਤ੍ਹ` ਸ਼ਬਦ ਦਾ ਉਚਾਰਨ _ਕਰੋ। _(ਇਸ ਨੂੰ) ਸਭ _ਸੂਝਵਾਨ ਤੁਪਕ ਦਾ _ਨਾਮ 
ਸਮਝੋ।੮੭੩। 


੫੨੬ 


ਸੀ _ਦਸਮ-ਗ੍ਰੰਥ _ਸਾਹਿਬ 


ਤ੍ਰਿਣਾਵਰਤ ਅਰਿਨਨਿ _ਸਬਦਾਦਿ _ਬਖਾਨੀਐ। 

ਜਾ ਚਰ ਕਹਿ ਕੇ ਪੁਨਿ ਨਾਇਕ ਪਦ ਠਾਨੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 

ਹੋ _ਸਕਲ ਤੁਪਕ ਕੇ ਨਾਮ ਸੁਮੰਤੁ _ਬਿਚਾਰੀਐ।੮੭੪। 
ਕੇਸਿਯਾਂਤਕਨਿਨਿ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ। ੮੭੫। 
ਬਕੀਆਂਤਕਨਿਨਿ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ _ਬਿਚਾਰੀਐ।੮੭੬। 
ਪਤਿਨਾਗਨਿਨਿ ਆਦਿ ਉਚਾਰੋ ਜਾਨਿ ਕੈ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨਿ ਕੈ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਪੂਬੀਨ ਪ੍ਰਮਾਨੀਐ।੮੭੭। 
ਸਕਟਾਸੁਰ ਹਨਨਿਨ ਸਬਦਾਦਿ _ਭਣੀਜੀਐ। 

ਜਾ ਚਰ ਕਹਿ ਪਾਛੇ ਨਾਇਕ ਪਦ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ _ਸੁਗਿਆਨ ਪਛਾਨੀਐ।੮੭੮। 


ਚੱਪਣ? 
ਮੁਰਅਰਿਨਿਨਿ _ਸਬਦਾਦਿ _ਭਣਿਜੈ। ਜਾ ਚਰ ਕਹਿ ਨਾਇਕ _ਪਦ ਦਿਜੈ। 


ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੮੭੯। 


ਨਰਕਾਂਤਕਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਸਕਲ ਤੁਪਕ ਕੇ ਨਾਮ ਕਹਿਜੈ। ੮੮0। 


ਆਦਿ ਨਰਕਹਾਨਿਨਿ ਪਦ ਭਾਖੋ। ਜਾ ਚਰ ਕਹਿ ਨਾਇਕ ਪਦ ਰਾਖੋ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੮੮੧। 


ਸਤ੍ਹ _ਘਾਇਨਨਿ ਆਦਿ _ਭਣਿਜੈ। ਜਾ ਚਰ ਕਹਿ ਨਾਇਕਾ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਪਹਿਚਾਨਹੁ। ੮੮੨। 


ਸਸੜ ਨਾਮ ਮਾਲਾ ੫੨੭ 


ਪਹਿਲਾਂ _'ਤ੍ਰਿਣਾਵਰਤ _ ਅਰਿਨਨਿ” _(ਤ੍ਰਿਣਾਵਰਤ _ਦੈੱਤ ਦੇ ਵੈਰੀ ਕ੍ਰਿਸ਼ਨ _ਦੀ _ਪਤਨੀ 
ਜਮਨਾ ਨਦੀ ਦੀ ਧਰਤੀ) ਕਹੋ। ਫਿਰ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ' 
ਸ਼ਬਦ _ਉਚਾਰੋ। _(ਇਸ ਨੂੰ) ਸਭ ਮਿਤਰੋ! ਤੁਪਕ ਦਾ _ਨਾਮ _ਸਮਝੋ।੮੭੪। 


ਪਹਿਲਾਂ _'ਕੇਸਿਯਾਂਤਕਨਿਨਿ” (ਕੇਸੀ ਦੈਂਤ ਦਾ ਅੰਤ _ਕਰਨ _ਵਾਲੇ ਕ੍ਰਿਸ਼ਨ ਦੀ _ਰਾਣੀ 
ਜਮਨਾ _ਨਦੀ ਵਾਲੀ _ਧਰਤੀ) ਸ਼ਬਦ _ਉਚਾਰੋ। ਫਿਰ ਜਾ ਚਰ ਨਾਇਕ” ਪਦ ਜੋੜੋ। _ਉਸ 
ਦੇ ਅੰਤ ਤੇ 'ਸਤ੍ਹ' ਪਦ ਕਥਨ _ਕਰੋ। _(ਇਸ ਨੂੰ) ਸਭ _ਸੁਮਿਤਰ ਤੁਪਕ ਦਾ ਨਾਮ _ਸਮਝ 
ਲੈਣ।੮੭੫। 


ਪਹਿਲਾਂ _“ਬਕੀਆਂਤਕਨਿਨਿ” (ਬਕੀ _ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ 
ਦੀ ਧਰਤੀ) ਕਥਨ ਕਰੋ। ਫਿਰ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ 
ਉਚਾਰੋ। _(ਇਸ ਨੂੰ) ਸਾਰੇ ਬੁੱਧੀਮਾਨ ਤੁਪਕ _ਦਾ _ਨਾਮ _ਸਮਝ _ਲੈਣ।੮੭੬। 

ਪਹਿਲਾਂ _'ਪਤਿਨਾਗਨਿਨਿ” (ਕਾਲੀ ਨਾਗ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ _ਜਮਨਾ 
ਨਦੀ ਵਾਲੀ ਧਰਤੀ) ਜਾਣ ਕੇ ਉਚਾਰਨ ਕਰੋਂ। ਫਿਰ ਜਾ ਚਰ ਨਾਇਕ” ਪਦ ਜੋੜੋਂ। ਉਸ ਦੇ 
ਅੰਤ ਵਿਚ 'ਸਤ੍ਰ` ਸ਼ਬਦ ਰਖੋ। (ਇਸ ਨੂੰ) ਸਾਰੇ ਪੂਬੀਨ ਤੁਪਕ ਦਾ ਨਾਮ ਸਮਝ ਲੈਣ।੮੭੭। 

ਪਹਿਲਾਂ _“ਸਕਟਾਸੁਰ _ਹਨਨਿਨਿ” _(ਸਕਟਾਸੁਰ _ਨੂੰ ਮਾਰਨ ਵਾਲੇ ਕ੍ਰਿਸ਼ਨ _ਦੀ ਪਤਨੀ 
ਜਮਨਾ ਨਦੀ ਵਾਲੀ ਧਰਤੀ) ਸ਼ਬਦ ਨੂੰ ਬਖਾਨ ਕਰੋ। ਫਿਰ 'ਜਾ ਚਰ ਨਾਇਕ” ਸ਼ਬਦ ਨੂੰ ਜੋੜੋ। 
ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਾਰੇ ਗਿਆਨੀ ਲੋਗ ਤੁਪਕ ਦਾ 


ਨਾਮ _ ਕਰਕੇ _ ਸਮਝ _ ਲੈਣ।੮੭੮। 


ਚੱਪਣ? 

ਪਹਿਲਾਂ “ਸੁਰ ਅਰਨਿਨਿ” (ਮੁਰ ਦੈੱਤ ਦੇ ਵੈਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ 
ਧਰਤੀ) ਸ਼ਬਦ ਕਹੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ' ਸ਼ਬਦ ਨੂੰ ਕਥਨ 
ਕਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੮੭੯। 

ਪਹਿਲਾਂ _“ਨਰਕਾਂਤਕਨਿਨਿ” _(ਨਰਕਾਸੁਰ _ਦਾ _ਅੰਤ _ਕਰਨ _ਵਾਲੇ ਕ੍ਰਿਸ਼ਨ ਦੀ ਪਤਨੀ 
ਜਮਨਾ ਨਦੀ ਵਾਲੀ ਧਰਤੀ) ਬਖਾਨ ਕਰੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋਂ। ਮਗਰੋਂ 'ਸਤ੍ਹ” 
ਸ਼ਬਦ _ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਕਹੋ।੮੮॥। 

ਪਹਿਲਾਂ “ਨਰਕ _ਹਾਰਨਿਨਿ” _(ਨਰਕਾਸੁਰ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ 
ਨਦੀ ਵਾਲੀ ਧਰਤੀ) ਪਦ ਕਹੋ। (ਫਿਰ) 'ਜਾ ਚਰ ਨਾਇਕ” ਸ਼ਬਦ ਜੋੜੋ। ਮਗਰੋਂ _'ਸਤ੍ਹ' ਸ਼ਬਦ 
ਦਾ ਬਖਾਨ _ਕਰੋ। _ਇਸ ਨੂੰ ਸਭ ਤੁਪਕ _ਦਾ _ਨਾਮ _ਸਮਝੋ।੮੮੧। 

ਪਹਿਲਾਂ _'ਸਤ੍ਹ _ਘਾਇਨਨਿ” (ਵੈਰੀਆਂ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਵਾਲੀ 


ਧਰਤੀ) ਨੂੰ ਕਥਨ ਕਰੋ। (ਫਿਰ) ਜਾ ਚਰ ਨਾਇਕ” ਪਦ ਨੂੰ ਜੋੜੋਂ। ਮਗਰੋਂ _'ਸਤ੍ਰ` ਸ਼ਬਦ ਦਾ 
ਕਥਨ _ਕਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਕਰ ਕੇ ਪਛਾਣੋ।੮੮੨। 


੭%/ਤਲ 


ਮੁਰ ਮਰਦਨਿਨਿ ਆਦਿ ਉਚਾਰਨ ਕੀਜੀਐ। 
ਜਾ ਚਰ ਕਹਿ ਕੇ ਪੁਨਿ ਨਾਇਕ ਪਦ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਭਣੀਜੀਐ। 


੮ 


ਹੋਂ _ਸਕਲ ਤੁਪਕ ਕੇ ਨਾਮ ਚਤੁਰ ਲਹਿ _ਲੀਜੀਐ।੮੮੩। 


ਚੱਪਣ 


ਮਧੁ _ਸੂਦਨਨਿਨਿ ਆਦਿ ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਕੋ ਬਹੁਰ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੮੮੪। 


੭%7ੜਾਲ਼ 
ਮਧੁ _ਦੁੰਦਨਨੀ ਮੁਖ ਤੇ ਆਦਿ _ਭਣਿਜੀਐ। 
ਜਾ ਚਰ ਕਹਿ ਕੈ ਪੁਨਿ ਸਬਦੇਂਦੂ ਕਹਿਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ _ਨਾਮ ਪ੍ਰਬੀਨ ਪ੍ੁਮਾਨੀਐ।੮੮੫। 
ਮਧੁ _ਨਾਸਨਨੀ ਮੁਖ ਤੇ ਆਦਿ _ਬਖਾਨੀਐ। 
ਜਾ ਚਰ ਕਹਿ ਕੇ ਪੁਨਿ ਸਬਦੇਸੁਰ ਪੁਮਾਨੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 


<. 


ਹੋਂ ਸਕਲ ਤੁਪਕ ਕੇ ਨਾਮ ਚਤੁਰ ਚਿਤਿ _ਧਾਰੀਐ।੮੮੬। 


ਕਾਲਜਮੁਨ ਅਰਿਨਨਿ ਸਬਦਾਦਿ ਬਖਾਨੀਐ। 
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਮੰਤੂ _ਬਿਚਾਰੀਐ।੮੮੭। 
ਨਰਕ _ਅਰਿਨਨਿ ਮੁਖ `ਤੇ ਆਦਿ _ਭਣਿਜੀਐ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦਿਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋਂ _ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ।੮੮੮। 
ਕੰਸਕੇਸ _ਕਰਖਨਣੀ ਆਦਿ ਬਖਾਨ ਹੀ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨ ਹੀ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋਂ _ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ।੮੮੯। 
ਬਾਸੁਦਿਵੇਸਨਨਿਨੀ ਆਦਿ _ਭਣਿਜੀਐ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦਿਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ _ਸੁਬੁਧਿ ਪੁਮਾਨੀਐ।੮੯0। 


ਸਸੜੁ _ਨਾਮ _ਮਾਲਾ ੫੨੯ 


੭#/ਤਲ 


ਪਹਿਲਾ _'ਮੁਰ _ਮਰਦਨਿਨਿ” _(ਮੁਰ ਰਾਖਸ਼ ਨੂੰ ਮਾਰਨ ਵਾਲੇ ਸ੍ਰੀ ਕ੍ਰਿਸ਼ਨ _ਦੀ ਪਤਨੀ 
ਜਮਨਾ _ਨਦੀ _ਵਾਲੀ _ਧਰਤੀ) ਸ਼ਬਦ _ਦਾ _ਉਚਾਰਨ _ਕਰੋਂ। _ਫਿਰ _'ਜਾ ਚਰ ਨਾਇਕ” _ਪਦ 


ਜੋੜੋ। _ਉਸ ਤੋਂ ਬਾਦ 'ਸਤ੍ੁ” ਸ਼ਬਦ ਨੂੰ ਅੰਤ ਉਤੇ ਕਥਨ _ਕਰੋਂ। (ਇਸ ਨੂੰ) ਸਾਰੇ ਚਤੁਰ 
ਤੁਪਕ _ਦਾ _ਨਾਮ _ਸਮਝ _ ਲੈਣ।੮੮੩। 


ਚੱਪਣ? 

ਪਹਿਲਾਂ 'ਮਧੁ _ਸੂਦਨਨਿਨਿ” (ਮਧੁ _ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ 
ਨਦੀ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ। (ਫਿਰ) 'ਜਾ ਚਰ ਨਾਇਕ” ਸ਼ਬਦ ਜੋੜੋਂ। ਮਗਰੋਂ 
'ਸਤ੍ਹ` ਸ਼ਬਦ ਕਹੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੮੮੪। 


੭%/ਤਲ 


ਪਹਿਲਾਂ _'ਮਧੁ _ਦੁੰਦਨਨੀ” _(ਮਧੁ _ਦੈੱਤ ਨੂੰ ਮਾਰਨ _ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ 
ਨਦੀ ਵਾਲੀ ਧਰਤੀ) ਨੂੰ ਮੁਖ ਤੋਂ _ਉਚਾਰੋ। _ਫਿਰ “ਜਾ ਚਰ ਇੰਦ੍ਰ” ਜੋੜੋ। ਉਸ ਦੇ ਅੰਤ 
ਉਤੇ _'ਸਤ੍ਰ` ਸ਼ਬਦ _ਕਥਨ _ਕਰੋ। _(ਇਸ ਨੂੰ) _ਸਭ ਪ੍ਰਬੀਨ _ ਲੋਗੋ, _ਤੁਪਕ _ਦਾ _ਨਾਮ 
ਸਮਝੋ।੮੮੫। 

ਪਹਿਲਾਂ _'ਮਧੁ _ਨਾਸਨਨੀ” ਸ਼ਬਦ ਮੂੰਹ _ਤੋਂ _ਕਥਨ _ਕਰੋ। ਫਿਰ _'ਜਾ _ਚਰ _ਏਸੁਰ” 
ਸ਼ਬਦਾਂ ਨੂੰ _ਜੋੜੋ। _ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ _ਉਚਾਰੋ। (ਇਸ ਨੂੰ) ਸਭ _ਸਿਆਣਿਓ, 
ਤੁਪਕ _ਦਾ ਨਾਮ _ਸਮਝੋ।੮੮੬। 


ਪਹਿਲਾਂ “ਕਾਲ _ਜਮੁਨ _ਅਰਿਨਨਿ” ਸ਼ਬਦ _ਉਚਾਰੋ। _ਫਿਰ _'ਜਾ ਚਰ ਨਾਇਕ” ਸ਼ਬਦ 
ਜੋੜੋ। ਉਸ ਦੇ ਅੰਤ ਵਿਚ 'ਸਤ੍ਹ` ਸ਼ਬਦ ਕਹੋ। (ਇਸ _ਨੂੰ) ਸਭ _ਸੁਮਿਤਰ ਤੁਪਕ ਦਾ ਨਾਮ 
ਸਮਝਣ।੮੮੭। 


ਪਹਿਲਾਂ “ਨਰਕ _ਅਰਿਨਨਿ” _(ਨਰਕਾਸੁਰ ਦੇ ਵੈਰੀ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ 
ਵਾਲੀ ਧਰਤੀ) ਮੁਖ ਤੋਂ _ਉਚਾਰੋ। ਫਿਰ 'ਜਾ ਚਰ ਨਾਇਕ” ਸ਼ਬਦ ਨੂੰ ਜੋੜੋ। ਉਸ ਦੇ ਅੰਤ ਉਤੇ 
'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ।੮੮੮। 


ਪਹਿਲਾਂ “ਕੰਸ ਕੇਸੁ _ਕਰਖਨਣੀ” ਸ਼ਬਦ _ਕਹੋਂ। ਫਿਰ _'ਜਾ ਚਰ ਨਾਇਕ” ਪਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ੂ` ਸ਼ਬਦ ਨੂੰ ਕਥਨ _ਕਰੋ। _(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ 
ਨਾਮ _ ਸਮਝਣ।੮੮੯। 


ਪਹਿਲਾਂ _'“ਬਾਸੁਦਿਵੇਸਨਨਿਨੀ” (ਬਸੁਦੇਵ ਦੀ ਸੰਤਾਨ ਕ੍ਰਿਸ਼ਨ ਦੀ ਪਤਨੀ ਜਮਨਾ _ਨਦੀ 
ਵਾਲੀ ਧਰਤੀ) (ਸ਼ਬਦ) ਕਹੋ। ਫਿਰ 'ਜਾ ਚਰ ਨਾਇਕ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ' 
ਸ਼ਬਦ _ਕਥਨ _ਕਰੋ। _(ਇਸ ਨੂੰ) ਸਾਰੇ _ ਬੁੱਧੀਮਾਨ ਤੁਪਕ _ਦਾ _ਨਾਮ _ਸਮਝਣ।੮੯0। 


੫੩0 


ਸੀ _ਦਸਮ-ਗ੍ਰੰਥ _ਸਾਹਿਬ 


ਅਨਕਦੂੰ ਦਭੇਸਨਿਨਿ ਆਦਿ ਉਚਾਰੀਐ। 
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਡਾਰੀਐ। 
ਸਤ ਸਬਦ ਕੋ ਤਾ ਕੇ ਅੰਤਿ ਬਖਾਨੀਐ। 


੨. 


ਹੋ ਸਕਲ ਤੁਪਕ _ਕੇ ਨਾਮ ਸੁਮੰਤੁ _ਪਛਾਨੀਐ।੮੯੧। 


ਰਸ ਨਰਕਸਨਿਨਿ ਆਦਿ ਸਬਦ _ਕੋ_ਭਾਖਐ। 
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਰਾਖੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 


੨. 


ਹੋ _ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ।੮੯੨। 


ਨਾਰਾਇਨਨੀ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਕੈ ਰਾਜ ਸਬਦ ਪੁਨਿ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ।੮੯੩। 
ਬਾਰਾਲਯਨਨਿ ਮੁਖਿ ਤੇ ਆਦਿ ਭਣਿਜੀਐ। 

ਜਾ ਚਰ ਕਹਿ ਕੈ ਨਾਥ ਬਹੁਰਿ ਪਦ ਦਿਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪੁਮਾਨੀਐ।੮੯੪। 
ਨੀਰਾਲਯਨੀ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਪਤਿ ਸਬਦ ਬਹੁਰਿ ਤਿਹ ਦੀਜੀਐ। 
ਸਤ ਸਬਦ ਕੋ ਤਾ ਕੇ ਅੰਤਿ ਬਖਾਨੀਐ। 

ਹੋ _ਸਕਲ ਤੁਪਕ ਕੇ ਨਾਮ ਪੁਬੀਨ ਪ੍ਰਮਾਨੀਐ।੮੯੫। 
ਨਾਰ _ਕੇਤਨਿਨਿ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 

ਹੋ _ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ।੮੯੬। 
ਜਲ _ਬਾਸਨਨੀ ਆਦਿ ਉਚਾਰਨ _ਕੀਜੀਐ। 

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਦੀਜੀਐ। 

ਸਤ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 


੨. 


ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ _ਬਿਚਾਰੀਐ।੮੯੭। 


ਚੱਪਣਾ 


ਜਲ _ਕੇਤਨਨੀ ਆਦਿ _ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ। 
ਸਤ੍ਹ ਸਬਦ ਕਹ ਬਹੁਰਿ ਭਣਿਜੈ। ਸਭ ਸ੍ਰੀ ਨਾਮ ਤੁਪਕ ਲਖਿ ਲਿਜੈ। ੮੯੮। 


ਸਸੜ ਨਾਮ _ਮਾਲਾ ੫੩੧ 


ਪਹਿਲਾਂ _“ਅਨਿਕ ਦੁੰਦਭੇਸਨਨਿ” (ਅਨੇਕ _ਨਗਾਰਿਆਂ ਵਾਲੇ _ਬਸੁਦੇਵ ਦੇ ਪੁੱਤਰ ਕ੍ਰਿਸ਼ਨ 
ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ। _ਫਿਰ _'ਜਾ ਚਰ ਨਾਇਕ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ 
ਸਮਝਣ।੮੯੧। 


ਪਹਿਲਾਂ “ਰਸ _ਨਰ _ ਕਸਨਿਨਿ” _(ਰੌਂਸੀਆਂ ਨਾਲ _ਕਸੇ ਗਏ ਕ੍ਰਿਸ਼ਨ _ਦੀ ਪਤਨੀ 
ਜਮਨਾ _ਨਦੀ _ਵਾਲੀ ਧਰਤੀ) ਸ਼ਬਦ _ਦਾ ਉਚਾਰਨ _ਕਰੋ। ਫਿਰ _'ਜਾ ਚਰ ਨਾਇਕ” _ਸ਼ਬਦ 
ਜੋੜੋ। _ਉਸ ਦੇ ਅੰਤ ਉਤੇ _'ਸਤ੍ਰ` ਸ਼ਬਦ _ਉਚਾਰਨ _ਕਰੋ। _ਫਿਰ _ਸਾਰੇ ਚਤੁਰ _ਵਿਅਕਤੀ 
ਤੁਪਕ _ਦਾ _ ਨਾਮ _ ਸਮਝਣ।੮੯੨। 


ਪਹਿਲਾਂ _“ਨਾਰਾਇਨਨੀ” ਸ਼ਬਦ _ਉਚਾਰਨ _ਕਰੋ। _ਫਿਰ _'ਜਾ _ਚਰ ਰਾਜ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ `'ਸਤ੍ਰ' ਸ਼ਬਦ ਨੂੰ ਕਥਨ _ਕਰੋਂ। (ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ 
ਨਾਮ _ ਸਮਝਣ।੮੯੩। 


ਪਹਿਲਾਂ _“ਬਾਰਾਲਯਨਨਿ” ਸ਼ਬਦ ਨੂੰ! ਮੁਖ ਤੋਂ _ਉਚਾਰੋ। ਫਿਰ _'ਜਾ ਚਰ ਨਾਥ” ਸ਼ਬਦ 
ਨੂੰ ਜੋੜੋ। _ਉਸ ਪਿਛੋਂ _'ਸਤ੍` ਸ਼ਬਦ _ਦਾ ਬਖਾਨ _ਕਰੋ। _ਇਸ ਨੂੰ) ਸਭ _ਤੁਪਕ ਦਾ _ਨਾਮ 
ਸਮਝਣ।੮੯੪। 


ਪਹਿਲਾਂ _“ਨੀਰਾਲਯਨੀ” ਸ਼ਬਦ _ਦਾ ਉਚਾਰਨ _ਕਰੋਂ। _ਮਗਰੋਂ _'ਜਾ _ਚਰ _ਪਤਿ” ਸ਼ਬਦ 
ਜੋੜੋ। ਉਸ ਤੋਂ ਬਾਦ 'ਸਤ੍` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਾਰੇ ਪ੍ਰਬੀਨ ਲੋਗ ਤੁਪਕ 
ਦਾ _ ਨਾਮ _ ਜਾਣਨ।੮੯੫। 


ਪਹਿਲਾਂ _ “ਨਾਰ _ਕੇਤਨਿਨਿ” (ਪਾਣੀ _ਦੇ ਘਰ _ ਵਾਲੀ ਧਰਤੀ) ਸ਼ਬਦ _ਦਾ _ਉਚਾਰਨ 
ਕਰੋ। ਫਿਰ 'ਜਾ ਚਰ ਨਾਇਕ” ਪਦ ਨੂੰ ਜੋੜੋਂ। ਉਸ ਦੇ ਅੰਤ ਉਤੇ 'ਸਤ੍ਰ'` ਪਦ ਕਥਨ ਕਰੋ। 
(ਇਸ ਨੂੰ) ਸਭ _ਪੁਬੀਨ ਤੁਪਕ _ਦਾ _ਨਾਮ _ਸਮਝਣ।੮੯੬। 

ਪਹਿਲਾਂ _'ਜਲ _ਬਾਸਨਨੀ” ਆਦਿ _ ਸ਼ਬਦ _ਉਚਾਰੋ। _ਫਿਰ _'ਜਾ _ਚਰ _ ਨਾਥ” _ਸ਼ਬਦ 


ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ 
ਸਮਝਣ।੮੯੭। 


ਚੱਪਣ? 
ਪਹਿਲਾਂ “ਜਲ ਕੇਤਨਨੀ” ਸ਼ਬਦ ਕਹੋ। ਫਿਰ 'ਜਾ ਚਰ ਪਤਿ” ਸ਼ਬਦ ਜੋੜੋ। ਫਿਰ 'ਸਤ੍ਰ” 
ਸ਼ਬਦ ਮਗਰੋਂ _ਕਹੋ। (ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ _ਲਵੋ।੮੯੮। 


੫੩੨ 


੭/ਤਲ 


ਜਲ _ਬਾਸਨਨੀ ਆਦਿ _ਬਖਾਨਨ _ਕੀਜੀਐ। 

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਦੀਜੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪੁਮਾਨੀਐ।੮੯੯। 


ਸਬਦ ਕਹੁ ਬਹੁਰਿ ਭਣਿਜੈ। ਸਭ ਸ੍ਰੀ ਨਾਮ ਤੁਪਕ ਲਖਿ ਲਿਜੈ। ੯0੧ 


ਬਾਸਨਨੀ ਆਦਿ _ਉਚਰੀਐ। ਜਾ ਚਰ ਕਹਿ ਨਾਇਕ ਪਦ _ਧਰੀਐ। 
ਸਬਦ ਕਹੁ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਮਾਨਹੁ। ੯0੨ 


ਸੈਕੇਤਨਿ ਆਦਿ ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ 
ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ _ਲਿਜੈ। ੯0੩ 


ਧਾਮਨੀ ਆਦਿ _ਭਣਿਜੈ। ਜਾ ਚਰ ਕਹਿ ਸਬਦੇਸ ਕਹਿਜੈ। 
ਸਬਦ ਕਹੁ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯0੪। 


ਗ੍ਰਿਹਨਨੀ ਆਦਿ ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਬਦ ਕਹੁ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯0੫। 


ਜਿ 3 ਜੰ ਕਰ ਜੰ ਗੋ # ਗੋ ਭੀ 


੭%7=ਾਲ਼ 
ਮੇਘ ਜਨਿਨਿ _ਸਬਦਾਦਿ ਉਚਾਰਨ _ਕੀਜੀਐ। 
ਜਾ ਚਰ ਕਹਿ ਕਰਿ ਨਾਥ ਸਬਦ ਕੋ ਦੀਜੀਐ 
ਸਤ੍ਹ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 
ਹੋ ਸਕਲ ਤੁਪਕ ਕੇ ਨਾਮ ਪੁਬੀਨ _ਬਿਚਾਰੀਐ।੯0੬। 
ਜਪਣ 
ਸਾਰਸੁਤੀ ਸਬਦਾਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋਂ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯0੭ 
ਗੰਗ ਭੇਟਨੀ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਕਲ _ਕਹਿਜੈ। ੯0੮। 


ਅਰੁਣਿ _ਬਾਰਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਨਾਇਕ ਪਦ ਠਾਨਹੁ। 
ਸਤ੍ਹ ਸਬਦ ਕੋ ਬਹੁਰਿ ਉਚਾਰਹੁ। ਨਾਮ ਤੁਪਕ ਕੇ ਸਕਲ ਬਿਚਾਰਹੁ। ੯0੯। 


ਸਸੜ ਨਾਮ ਮਾਲਾ ੫੨੩੩ 
੭%/ਤਲ 


ਪਹਿਲਾਂ “ਜਲ _ਬਾਸਨਨੀ-? ਸ਼ਬਦ _ਕਹੋ। _ਫਿਰ _'ਜਾ ਚਰ _ਨਾਥ? ਸ਼ਬਦ 
ਉਸ ਦੇ ਅੰਤ ਉਤੇ 'ਸਤ੍ੂ` ਸ਼ਬਦ ਕਥਨ _ਕਰੋ। _(ਇਸ ਨੂੰ) ਸਾਰੇ ਪ੍ਰਬੀਨ ਤੁਪਕ _ਦਾ _ਨਾਮ 
ਸਮਝਣ।੮੯੯। 


02੧੨ 
ਰੰ 


ਚੱ ਪਣ? 

ਪਹਿਲਾਂ _'ਜਲ _ਧਾਮਨਨੀ” ਸ਼ਬਦ _ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। ਮਗਰੋਂ 
“ਸਤ੍ੂ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ।੯00। 

ਪਹਿਲਾਂ _'ਜਲ _ਗ੍ਰਿਹਨਨੀ” (ਪਾਣੀ ਦੇ _ਘਰਾਂ--ਸਮੁੰਦਰਾਂ ਵਾਲੀ ਧਰਤੀ) _ਕਹੋ। (ਫਿਰ) 
'ਜਾ ਚਰ ਪਤਿ” ਸ਼ਬਦ ਨੂੰ ਜੋੜੋ। ਮਗਰੋਂ _'ਸਤ੍ਹ' ਪਦ ਕਥਨ ਕਰੋਂ। (ਇਸ ਨੂੰ) ਸਭ ਤੁਪਕ ਦਾ 
ਨਾਮ ਸਮਝਣ।੯0੧। 

ਪਹਿਲਾਂ ਜਲ _ਬਾਸਨਨੀ” (ਸ਼ਬਦ) ਉਚਾਰਨ ਕਰੋਂ। ਫਿਰ 'ਜਾ ਚਰ ਨਾਇਕ” ਪਦ ਜੋੜੋ 
ਅੰਤ ਉਤੇ 'ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝਣ।੯0੨ 

ਪਹਿਲਾ _'ਜਲ _ਸੈਕੇਤਨਿ” _(ਸਾਗਰਾਂ ਵਾਲੀ ਧਰਤੀ) (ਸ਼ਬਦ) ਉਚਾਰੋਂ। (ਫਿਰ) “ਜਾ ਚਰ 
ਪਤਿ” ਸ਼ਬਦ ਜੋੜੋਂ। ਮਗਰੋਂ _'ਸਤ੍ਹ' ਸ਼ਬਦ ਕਹੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝ 
ਲਵੇਂ।੯0੩। 

ਪਹਿਲਾਂ “ਬਾਰ _ਧਾਮਨੀ” ਸ਼ਬਦ _ਬਖਾਨ _ਕਰੋ। (ਫਿਰ) 'ਜਾ ਚਰ ਏਸ” ਸ਼ਬਦ ਕਹੋ। 
ਮਗਰੋਂ _ 'ਸਤ੍ਹ' ਸ਼ਬਦ _ਕਥਨ _ਕਰੋ। _(ਇਸ ਨੂੰ) ਸਾਰੇ ਤੁਪਕ ਦਾ ਨਾਮ _ਸਮਝ _ਲਵੋ।੯0੪। 

ਪਹਿਲਾਂ “ਬਾਰ ਗ੍ਰਿਹਨਨੀ” (ਸ਼ਬਦ) ਬੋਲੋ। (ਫਿਰ) 'ਜਾ ਚਰ ਨਾਇਕ” ਪਦ ਜੋੜੋਂ। ਮਗਰੋਂ 
'ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਕਰ ਕੇ ਜਾਣੋ।੯0੫ 


੭#%/ਤਲ 


ਪਹਿਲਾਂ “ਮੇਘ ਜਨਿਨਿ” (ਸ਼ਬਦ) ਦਾ ਉਚਾਰਨ ਕਰੋਂ। (ਫਿਰ) 'ਜਾ ਚਰ ਨਾਥ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ 
ਸਮਝਣ।੯0੬। 


ਦੱਖਣ? 

ਪਹਿਲਾਂ _'ਸਾਰਸੁਤੀ” ਸ਼ਬਦ _ਉਚਾਰੋ। ਫਿਰ _'ਜਾ ਚਰ ਨਾਇਕ” ਪਦ ਨੂੰ ਜੋੜੋ। ਮਗਰੋਂ 
'ਸਤ੍ਹ`_ਸ਼ਬਦ ਕਥਨ _ਕਰੋਂ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯0੭ 

ਪਹਿਲਾਂ “ਗੰਗ ਭੇਟਨੀ” ਸ਼ਬਦ ਨੂੰ ਕਹੋ। ਫਿਰ 'ਜਾ ਚਰ ਨਾਇਕ” ਪਦ ਜੋੜੋਂ। ਫਿਰ 'ਸਤ੍ਰ” 
ਸ਼ਬਦ ਬੋਲੋ। _(ਇਸ ਨੂੰ) ਸਭ ਤੁਪਕ ਦਾ ਨਾਮ _ਕਹੋ।੯0੮। ਰਹ 

ਪਹਿਲਾਂ _'ਅਰੁਣਿ _ਬਾਰਨਿਨਿ” ਨੂੰ ਉਚਾਰੋ। (ਫਿਰ) 'ਜਾ ਚਰ ਨਾਇਕ” ਪਦ ਨੂੰ ਜੋੜੋ। 


ਮਗਰੋਂ _'ਸਤ੍ਰ”` ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯0੯। 


ਸੀ _ਦਸਮ-ਗ੍ਰੰਥ _ਸਾਹਿਬ 


ਅਰੁਣ _ਬਾਰਿਨੀ ਆਦਿ ਬਖਾਨੋ। ਜਾ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਉਚਾਰੋ। ਸਕਲ ਤੁਪਕ ਕੇ ਨਾਮ ਬਿਚਾਰੋ। ੯੧0। 


੭%7#ਤਲ 
ਅਰੁਣ ਅੰਬੁਨਿਨਿ ਆਦਿ ਉਚਾਰਨ ਕੀਜੀਐ। 
ਜਾ ਚਰ ਕਹਿ ਕੈ ਨਾਥ ਸਬਦ ਕੋ _ਦੀਜੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ _ਨਾਮ _ਸੁਬੁਧਿ ਪੁਮਾਨੀਐ।੯੧੧। 
ਚੱ ਪਾਣ? 
ਅਰੁਣ ਤਰੈਗਨਿ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋਂ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਸਕਲ ਤੁਪਕ ਕੇ ਨਾਮ ਕਹਿਜੈ। ੯੧੨। 


ਆਰਕਤਾ ਜਲਨਿਨਿ ਪਦ ਭਾਖੋ। ਜਾ ਚਰ ਕਹਿ ਨਾਇਕ ਪਦ ਰਾਖੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਸਭ ਸ੍ਰੀ ਨਾਮ ਤੁਪਕ ਲਖਿ ਲਿਜੈ। ੯੧੩। 


ਅਰੁਣ ਅੰਬੁਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 


ਸਤ੍ਹ ਸਬਦ ਕਹੁ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੯੧੪। 


ਅਰੁਣ _ਪਾਨਿਨੀ ਆਦਿ ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਅਰਿ ਪਦ ਤਾ ਕੇ ਅੰਤਿ ਬਖਾਨੋ। ਨਾਮ ਤੁਪਕ ਕੇ ਸਭ ਜੀਆ ਜਾਨੋ। ੯੧੫। 


ਅਰੁਣ _ਜਲਨਿਨੀ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਖਿ ਲਿਜੈ। ੯੧੬। 


ਅਰੁਣ ਨੀਰਨਿਨਿ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯੧੭। 


ਸਤਦੂਵਨਿਨੀ ਪ੍ਰਿਥਮ ਪ੍ਰਕਾਸੋ। ਜਾ ਚਰ ਕਹਿ ਨਾਇਕ ਪਦ ਰਾਖੋਂ। 
ਅਰਿ ਪਦ ਤਾ ਕੇ ਅੰਤਿ ਉਚਰੀਐ। ਸਕਲ ਤੁਪਕ ਕੇ ਨਾਮ ਬਿਚਰੀਐ। ੯੧੮। 


ਸਤ ਪ੍ਰ ਵਾਹਨਿਨਿ ਆਦਿ ਬਖਾਨਹੁ। ਜਾ ਚਰ ਕਹਿ ਨਾਇਕ ਪਦ ਠਾਨਹੁ। 
ਸਤ੍ਹ ਸਬਦ ਕਹੁ ਬਹੁਰਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੯੧੯। 


ਸਹਸ _ਨਾਰਨਿਨਿ ਆਦਿ ਬਖਾਨੋ। ਜਾ ਚਰ ਕਹਿ ਪਤਿ ਸਬਦ ਪੁਮਾਨੋ। 
ਸਤ੍ਹ ਸਬਦ ਕੇ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯੨॥। 


ਸਸੜ ਨਾਮ ਮਾਲ ੫੩੫ 


ਪਹਿਲਾਂ _'ਅਰੁਣ _ਬਾਰਿਨੀ` (ਸ਼ਬਦ) ਕਥਨ _ਕਰੋ। _(ਫਿਰ) 'ਜਾ ਚਰ ਨਾਇਕ” ਪਦ 
ਨੂੰ ਜੋੜੋ। ਮਗਰੋਂ 'ਸਤ੍ਹ' ਸ਼ਬਦ ਨੂੰ ਅੰਤ ਉਤੇ _ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 


ਸਮਝੋ।੯੧0। 


੭%/ਤਲ 


ਪਹਿਲਾਂ ਅਰੁਣ ਅੰਬੁਨਿਨਿ” (ਸ਼ਬਦ) ਨੂੰ ਉਚਾਰਨ ਕਰੋ। (ਫਿਰ) 'ਜਾ ਚਰ ਨਾਥ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ 
ਨਾਮ ਸਮਝਣ।੯੧੧। 


ਚੱਪਣ? 

ਪਹਿਲਾਂ “ਅਰੁਣ ਤਰੰਗਨਿ” (ਸ਼ਬਦ) ਉਚਾਰੋਂ। (ਫਿਰ) 'ਜਾ ਚਰ ਨਾਇਕ” ਸ਼ਬਦ ਜੋੜੋ। 
ਮਗਰੋਂ _“ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਕਹੋ।੯੧੨। 

ਪਹਿਲਾਂ 'ਆਰਕਤਾ _ਜਲਨਿਨਿ” (ਲਾਲ ਰੰਗ _ਦੇ _ਪਾਣੀ ਵਾਲੀ ਨਦੀ ਸਰਸਵਤੀ ਵਾਲੀ 
ਧਰਤੀ) ਪਦ ਉਚਾਰੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਦਾ ਵਰਣਨ 
ਕਰੋ। _(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਜਾਣੋ।੯੧੩। 

ਪਹਿਲਾਂ _'ਅਰੁਣ _ਅੰਬੁਨਿਨਿ” (ਸ਼ਬਦ) _ਕਹੋ। _(ਫਿਰ) ਜਾ ਚਰ _ਪਤਿ” ਸ਼ਬਦ ਜੋੜੋ। 
ਮਗਰੋਂ _'ਸਤ੍ਹ' ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। _੯੧੪। 

ਪਹਿਲਾਂ “ਅਰੁਣ _ਪਾਨਿਨੀ” (ਸ਼ਬਦ) ਦਾ ਕਥਨ ਕਰੋਂ। (ਫਿਰ) 'ਜਾ ਚਰ ਨਾਇਕ” ਪਦ 
ਨੂੰ ਜੋੜੋ। ਉਸ ਦੇ ਅੰਤ ਉਤੇ 'ਅਰਿ” ਪਦ ਉਚਾਰਨ ਕਰੋ। (ਇਸ ਨੂੰ) ਸਭ ਮਨ ਵਿਚ ਤੁਪਕ 
ਨਾਮ _ ਸਮਝੋ।੯੧੫। 
ਪਹਿਲਾਂ _'ਅਰੁਣ _ਜਲਨਿਨੀ” (ਸ਼ਬਦ) _ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। 
ਮਗਰੋਂ _'ਸਤ੍ਹ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ।੯੧੬। 

ਪਹਿਲਾਂ “ਅਰੁਣ _ਨੀਰਨਿਨਿ” (ਸ਼ਬਦ) _ਕਹੋ। (ਫਿਰ) “ਜਾ ਚਰ ਨਾਇਕ” ਪਦ ਜੋੜੋ। 
ਮਗਰੋਂ _'ਸਤ੍ਹ` ਸ਼ਬਦ _ਉਚਾਰੋ। _(ਇਸ ਨੂੰ) ਸਭ _ਤੁਪਕ _ਦਾ ਨਾਮ _ਸਮਝੋ।੯੧੭। 

ਪਹਿਲਾਂ _“ਸਤਦੁਵਨਿਨੀ” (ਸੈਂਕੜੇ ਧਾਰਾ ਬਣਾ ਕੇ ਵਗਣ ਵਾਲੀ ਨਦੀ) (ਸ਼ਬਦ) ਕਹੋ। 
(ਫਿਰ) 'ਜਾ ਚਰ ਨਾਇਕ” ਪਦ ਜੋੜੋ। ਉਸ ਦੇ ਅੰਤ ਤੇ 'ਅਰਿ” ਸ਼ਬਦ ਉਚਾਰੋ। ਇਸ ਨੂੰ ਸਭ 
ਤੁਪਕ _ਦਾ ਨਾਮ _ਸਮਝੋ।੯੧੮। 

ਪਹਿਲਾਂ “ਸਤ _ਪ੍ਰਵਾਹਨਿਨਿ” (ਸ਼ਬਦ) _ਕਹੋ। (ਫਿਰ) 'ਜਾ ਚਰ ਨਾਇਕ” _ਪਦ ਜੋੜੋਂ। 
ਮਗਰੋਂ'_'ਸਤ੍ਰ` ਸ਼ਬਦ ਨੂੰ ਉਚਾਰੋ। (ਇਸ _ਨੂੰ) ਸਭ _ਤੁਪਕ ਦਾ ਨਾਮ _ਸਮਝੋ।੯੧੯। 

ਪਹਿਲਾਂ “ਸਹਸ _ਨਾਰਨਿਨਿ” ਕਥਨ ਕਰੋਂ। (ਫਿਰ) ਜਾ ਚਰ ਪਤਿ? ਸ਼ਬਦ ਜੋੜੋਂ। ਮਗਰੋਂ 
“ਸਤੁ” ਸ਼ਬਦ ਦਾ _ਕਥਨ _ਕਰੋਂ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ।੯੨॥। 


ਖੁ 


੫੩੬ 


%7 ਤਲ 
ਸਤ _ਦੁਵਨਨਿਨਿ ਆਦਿ ਉਚਾਰਨ _ਕੀਜੀਐ। 
ਜਾ ਚਰ ਕਹਿ ਕੈ ਨਾਥ ਸਬਦ ਕਹੁ ਦੀਜੀਐ। 
ਰਿਪੁ ਪਦ ਕੋ ਤਾ ਕੇ ਪੁਨਿ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ।੯੨੧। 
ਦੱਪਣ? 
ਸਤ ਪ੍ਰਵਾਹਨਿਨਿ ਪ੍ਰਥਮ _ਬਖਾਨਹੁ। ਜਾ ਚਰ _ਕਹਿ ਪਤਿ ਸਬਦ ਪ੍ਰਮਾਨਹੁ 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯੨੨ 
ਸਤਾ _ਗਾਮਿਨੀ ਪ੍ਰਥਮ ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੨੩ 


ਸਤ _ਤਰੰਗਨਨਿ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ 
ਅੰਤਿ ਸਬਦ ਤਾ ਕੇ ਅਰਿ ਕਹੀਐ। ਨਾਮ ਤੁਪਕ ਕੇ ਸਭ ਜੀਅ ਲਹੀਐ। ੯੨੪੧ 


ਭੂਮਿ ਸਬਦ ਕੋ ਆਦਿ ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ। 
ਸਤ ਸਬਦ ਕੋ ਬਹੁਰਿ ਉਚਾਰਹੁ। ਨਾਮ ਤੁਪਕ ਕੇ ਸਕਲ ਬੀਚਾਰਹੁ। ੯੨੫ 


ਆਦਿ ਬਿਆਸਨਿਨੀ ਪਦ ਭਾਖੋ। ਜਾ ਚਰ ਕਹਿ ਨਾਇਕ ਪਦ ਰਾਖੋ 

ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ _ਪਛਾਨਹੁ। ੯੨੬। 
ਬਿਅਹਨਨੀ ਸਬਦਾਦਿ _ਭਣਿਜੈ। ਜਾ ਚਰ ਕਹਿ ਨਾਇਕ ਪਦ ਦਿਜੈ। 

ਸਤ੍ਹ ਸਬਦ ਕਹੁ ਬਹੁਰਿ ਉਚਾਰਹੁ। ਸਕਲ ਤੁਪਕ ਕੇ ਨਾਮ ਬਿਚਾਰਹੁ। ੯੨੭ 
ਪਾਸ _ਸਕਤਿਨਨਿ ਆਦਿ ਉਚਰੀਐ। _ਜਾ ਚਰ ਕਹਿ ਨਾਇਕ ਪਦ _ਧਰੀਐ 
ਰਿਪੁ ਪਦ ਤਾ ਕੇ ਅੰਤਿ ਭਣਿਜੈ। ਸਕਲ ਤੁਪਕ ਕੇ ਨਾਮ ਕਹਿਜੈ। ੯੨੮। 
ਪਾਸ _ਨਾਸਨਿਨਿ ਆਦਿ _ਬਖਨੀਐ। ਜਾ ਚਰ _ਕਹਿ ਨਾਇਕ ਪਦ _ਠਨੀਐ 
ਸਤ੍ਹ ਸਬਦ ਕੋ ਬਹੁਰਿ ਉਚਰੀਐ। ਸਕਲ ਤੁਪਕ ਕੇ ਨਾਮ _ਬਿਚਰੀਐ। ੯੨੯। 
ਬਰੁਣਾਇਧ _ਨਾਸਨਨਿ _ਬਖਾਨਹੁ। ਜਾ ਚਰ ਕਹਿ ਨਾਇਕ ਪਦ ਠਾਨਹੁ 

ਸਤ੍ਹ ਸਬਦ ਕੋ ਬਹੁਰਿ ਭਣਿਜੈ। ਸਕਲ ਤੁਪਕ ਕੇ ਨਾਮ ਕਹਿਜੈ। ੯੩0। 


ਜਲਿਸਨ ਆਯੁਧ ਨਾਮ _ਕਹੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੩੧। 


੭%/ਤਲ 


ਸਕਲ ਪਾਸਿ ਲੈ ਨਾਮ _ਨਾਸਨਿਨਿ _ਭਾਖੀਐ 

ਜਾ ਚਰ ਕਹਿ ਕੈ ਨਾਥ ਬਹੁਰਿ ਪਦ ਰਾਖੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ।੯੩੨। 


ਸਸੜੁ ਨਾਮ ਮਾਲਾ ੫੩੭ 


%7 ਤਲ 

ਪਹਿਲਾ _“ਸਤ _ਦੁਵਨਨਿਨਿ” (ਸ਼ਬਦ) _ਉਚਾਰੋਂ। _(ਫਿਰ) “ਜਾ _ਚਰ _ਨਾਥ` (ਸ਼ਬਦ) 
ਕਹਿ _ਦਿਓ। ਉਸ ਦੇ ਅੰਤ ਉਤੇ _'ਰਿਪੁ” ਪਦ ਨੂੰ ਕਥਨ ਕਰੋ। (ਇਸ ਨੂੰ) ਸਾਰੇ ਬੁੱਧੀਮਾਨ 
ਤੁਪਕ _ਦਾ ਨਾਮ _ ਸਮਝੋ।੯੨੧ 


ਜਪਣ 

ਪਹਿਲਾਂ “ਸਤ ਪੁਵਾਹਨਿਨਿ” (ਸ਼ਬਦ) ਕਹੋ। (ਫਿਰ) ਜਾ ਚਰ ਨਾਥ” ਸ਼ਬਦ ਜੋੜੋ। ਮਗਰੋ 
'ਸਤ੍ਹ`_ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੨੨ 

ਪਹਿਲਾਂ “ਸਤਾ ਗਾਮਿਨੀ” (ਸ਼ਬਦ) ਕਹੋਂ। (ਫਿਰ) 'ਜਾ ਚਰ ਨਾਇਕ” ਸ਼ਬਦ ਜੋੜੋ। ਮਗਰੋਂ 
“ਸਤ੍ਹ` ਸ਼ਬਦ ਬਖਾਨ _ਕਰੋ। (ਇਸ ਨੂੰ) ਸਭ _ਲੋਗ ਤੁਪਕ _ਦਾ ਨਾਮ _ਵਿਚਾਰੋ।੯੨੩। 

ਪਹਿਲਾ “ਸਤ _ਤਰੰਗਨਨਿ” (ਸ਼ਬਦ) ਕਹੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਉਸ 
ਦੇ ਅੰਤ ਉਤੇ _'ਅਰਿ” ਸ਼ਬਦ _ਉਚਾਰੋ। _(ਇਸ ਨੂੰ) _ਸਭ _ਮਨ ਵਿਚ ਤੁਪਕ _ਦਾ ਨਾਮ 
ਸਮਝੋ ।੯੨੪। 

ਪਹਿਲਾਂ 'ਭੂਮਿ” ਸ਼ਬਦ ਨੂੰ ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਨੂੰ ਜੋੜੋ। ਮਗਰੋਂ _ “ਸਤ” 
ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੨੫ 

ਪਹਿਲਾਂ _“ਬਿਆਸਨਿਨੀ” ਸ਼ਬਦ _ਕਹੋ। (ਫਿਰ) 'ਜਾ ਚਰ ਨਾਇਕ” _ਪਦ ਜੋੜੋ। ਮਗਰੋਂ 
'ਸਤ੍ਹ` ਸ਼ਬਦ ਦਾ ਉਚਾਰਨ _ਕਰੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੨੬। 

ਪਹਿਲਾਂ “ਬਿਆਹਨਨੀ” (ਬਿਆਸ ਨਦੀ) ਸ਼ਬਦ ਉਚਾਰੋ। (ਫਿਰ) ਜਾ ਚਰ ਨਾਇਕ” ਪਦ 
ਜੋੜੋ। ਮਗਰੋਂ 'ਸਤ੍ਹ` ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਵਿਚਾਰੋ।੯੨੭। 

ਪਹਿਲਾਂ _'ਪਾਸ _ਸਕਤਿਨਨਿ” (ਆਪਣੀ _ਸ਼ਕਤੀ _ਨਾਲ _ਪਾਸ/ਫਾਹੀ ਨੂੰ ਤੋੜਨ ਵਾਲੀ 
ਬਿਆਸ ਨਦੀ) (ਸ਼ਬਦ) ਉਚਾਰੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਉਸ ਦੇ ਅੰਤ ਉਤੇ 
“ਰਿਪੁ” ਪਦ ਕਥਨ _ਕਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੨੮ 

ਪਹਿਲਾਂ “ਪਾਸ ਨਾਸਨਿਨਿ” (ਸ਼ਬਦ) ਦਾ ਉਚਾਰਨ ਕਰੋ। (ਫਿਰ) 'ਜਾ ਚਰ ਨਾਇਕ? ਸ਼ਬਦ 
ਜੋੜੋ। ਮਗਰੋਂ _'ਸਤ੍ਹ` ਸ਼ਬਦ ਦਾ ਕਥਨ ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।੯੨੯ 

(ਪਹਿਲਾਂ) _“ਬਰੁਣਾਇਧ _ਨਾਸਨਿਨਿ” (ਬਿਅਸ ਨਦੀ ਦੇ ਸੈਬੋਧ ਵਾਲੀ) (ਸ਼ਬਦ) _ਕਹੋ। 
(ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ _'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਤੁਪਕ 
ਦਾ ਨਾਮ _ਕਹੋ।੯੩0। 

(ਪਹਿਲਾਂ) “ਜਲਿਸਨ ਆਯੁਧ” (ਵਰੁਣ ਦਾ ਸ਼ਸਤ੍ਰ) ਦਾ ਨਾਮ ਕਹੋ। (ਫਿਰ) 'ਜਾ ਚਰ 
ਨਾਇਕ' ਪਦ ਨੂੰ ਜੋੜੋ। ਮਗਰੋਂ 'ਸਤ੍ਰ' ਸ਼ਬਦ ਨੂੰ _ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ।੯੩੧। 
੭%7ੜਾਲ਼ 


(ਪਹਿਲਾਂ) ਪਾਸ ਦੇ ਸਾਰੇ ਨਾਮ ਲੈ ਕੇ, ਫਿਰ “ਨਾਸਨਿਨਿ” ਸ਼ਬਦ ਕਹੋ। ਫਿਰ ਜਾ ਚਰ 
ਨਾਥ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਕਥਨ ਕਰੋ। (ਇਸ ਨੂੰ) ਸਾਰੇ ਬੁੱਧੀਮਾਨ 
ਤੁਪਕ _ਦੇ _ ਨਾਮ _ ਸਮਝਣ।੯੩੨। 


੫੩੮ 


ਸੀ _ਦਸਮ-ਗ੍ਰੰਥ _ਸਾਹਿਬ 


ਰਾਵਿਨਨੀ ਸਬਦਾਦਿ _ਬਖਾਨਨ _ਕੀਜੀਐ। 

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਦੀਜੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮੁ _ਸੁਬੀਰ ਪਛਾਨੀਐ।੯੩੩। 

ਚੱਪਣ? 

ਰਾਵਿਨੀਨਿ ਸਬਦਾਦਿ _ਭਣਿਜੈ। ਜਾ ਚਰ ਕਹਿ ਪਤਿ ਸਬਦ ਕਹਿਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ _ਪਛਾਨਹੁ। ੯੩੪। 
ਚੰਦੂ _ਭਗਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕਹੁ ਬਹੁਰਿ ਉਚਾਰਹੁ। ਨਾਮ ਤੁਪਕ ਕੇ ਸਕਲ ਬਿਚਾਰਹੁ। ੯੩੫। 
ਸਸਿ ਭਗਨਿਨਿ ਸਬਦਾਦਿ _ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯੩੬। 
ਚੰਦੁਨੁਜਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਸੁ _ਠਾਨਹੁ। 
ਸਤ੍ਹ ਸਬਦ ਕਹੁ ਬਹੁਰੋ ਧਰੀਐ। ਨਾਮ ਤੁਪਕ ਕੇ ਸਕਲ _ਬਿਚਰੀਐ। ੯੩੭। 


੭%/ਤਲ 


ਸਸਿ _ਅਨੁਜਨਿਨੀ ਆਦਿ ਉਚਾਰਨ _ਕੀਜੀਐ। 
ਜਾ ਚਰ ਕਹਿ ਕੈ ਨਾਥ ਸਬਦ ਕੋ _ਦੀਜੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪੁਮਾਨੀਐ।੯੩੮। 


ਚੱਪਣ? 
ਮਯੰਕ _ਅਨੁਜਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਅਰਿ ਪਦ ਅੰਤਿ ਤਵਨ ਕੇ ਦਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯੩੯। 


੭%7#ਤਲ 
ਮਯੰਕ _ਸਹੌਦਰਨਿਨਿ ਸਬਦਾਦਿ _ਬਖਾਨੀਐ। 
ਜਾ ਚਰ ਕਹਿ ਕਰਿ ਨਾਥ ਸਬਦ ਕਹੁ ਠਾਨੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਭਣੀਜੀਐ। 
ਹੋਂ ਸਕਲ ਤੁਪਕ ਕੇ ਨਾਮ ਸੁ ਕੜਿ ਲਹਿ ਲੀਜੀਐ।੯੪0। 


ਜਪਣ 
ਅਜ _ਅਨੁਜਨਨਿਨਿ ਆਦਿ _ਕਹਿਜੈ। ਜਾ ਚਰ ਕਹਿ ਪਤਿ ਸਬਦ ਭਣਿਜੈ। 
ਸਤ੍ਹ ਸਬਦ ਕਹੁ ਅੰਤਿ ਉਚਾਰਹੁ। ਸਕਲ ਤੁਪਕ ਕੇ ਨਾਮ ਬਿਚਾਰਹੁ। ੯੪੧। 


ਸਸੜ ਨਾਮ _ਮਾਲਾ ੫੩੯ 


ਪਹਿਲਾਂ _“ਰਾਵਿਨਨੀ” (ਰਾਵੀ ਨਦੀ ਨੂੰ ਧਾਰਨ ਕਰਨ ਵਾਲੀ ਭੂਮੀ) ਕਹੋ। ਫਿਰ 'ਜਾ ਚਰ 
ਨਾਥ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਬਖਾਨ ਕਰੋ। (ਇਸ ਨੂੰ) ਸਾਰੇ ਭਰਾ ਤੁਪਕ 
ਦਾ ਨਾਮ _ ਸਮਝੋ।੯੩੩। 


ਚੱਪਣ? 

ਪਹਿਲਾਂ “ਰਾਵਿਨੀਨਿ” ਸ਼ਬਦ ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। ਮਗਰੋਂ 'ਸਤ੍ਹ” 
ਸ਼ਬਦ _ਕਹੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੩੪। 

ਪਹਿਲਾਂ _'ਚੰਦੂ _ਭਗਨਿਨਿ” (ਝਨਾ ਨਦੀ ਨੂੰ ਧਾਰਨ ਕਰਨ ਵਾਲੀ ਧਰਤੀ) (ਸ਼ਬਦ) ਨੂੰ 
ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। ਮਗਰੋਂ _'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਭ 
ਤੁਪਕ _ਦਾ _ਨਾਮ _ਵਿਚਾਰੋ।੯੩੫। 

ਪਹਿਲਾਂ ਸਸਿ _ਭਗਨਿਨਿ” ਸ਼ਬਦ _ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। ਮਗਰੋਂ 
'ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। _੯੩੬। 

ਪਹਿਲਾਂ _'ਚੰਦੂਨੁਜਨਿਨਿ” (ਚੰਦ੍ਰਮਾ ਦੀ ਛੋਟੀ ਭੈਣ _ਚੰਨ੍ਹਾ _ਨਦੀ _ਵਾਲੀ ਭੂਮੀ) ਸ਼ਬਦ 
ਕਥਨ ਕਰੋ। (ਫਿਰ) 'ਜਾ ਚਰ ਪਤਿ” ਸ਼ਬਦ ਨੂੰ ਜੋੜੋ। ਮਗਰੋਂ 'ਸਤ੍ਹ' ਸ਼ਬਦ ਕਥਨ ਕਰੋ। (ਇਸ 
ਨੂੰ) ਸਾਰੇ ਤੁਪਕ _ਦਾ ਨਾਮ _ਵਿਚਾਰੋ।੯੩੭। 


੭%/ਤਲ 


ਪਹਿਲਾਂ “ਸਸਿ _ਅਨੁਜਨਿਨੀ” (ਸ਼ਬਦ) ਦਾ ਉਚਾਰਨ ਕਰੋ। ਫਿਰ 'ਜਾ ਚਰ ਨਾਥ” ਪਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ 
ਸਮਝੋ।੯੩੮। 


ਚੱਪਣ? 

ਪਹਿਲਾਂ ਮਯੰਕ (ਚੰਦੂਮਾ) ਅਨੁਜਨਿਨਿ” (ਸ਼ਬਦ) ਕਥਨ ਕਰੋ। (ਫਿਰ) 'ਜਾ ਚਰ ਪਤਿ” 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਅਰਿ” ਪਦ ਦਿਓ। (ਇਸ ਨੂੰ) ਸਭ ਤੁਪਕ ਦੇ ਨਾਮ ਸਮਝ 
ਲਵੇ।੯੩੯। 


੭%/ਤਲ 


ਪਹਿਲਾਂ _'ਮਯੰਕ ਸਹੋਦਰਨਿਨਿ” ਸ਼ਬਦ ਦਾ ਬਖਾਨ ਕਰੋ। (ਫਿਰ) 'ਜਾ ਚਰ ਨਾਥ” ਸ਼ਬਦ 
ਨੂੰ ਕਹਿ ਕੇ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਹੋ। (ਇਸ ਨੂੰ) ਸਭ ਕਵੀ ਤੁਪਕ ਦਾ 
ਨਾਮ _ ਸਮਝ __ਲਵੋ।੯੪0। 


ਚੱਪਣ? 
ਪਹਿਲਾਂ ਅਜ (ਚੰਦੂਮਾ) ਅਨੁਜਨਨਿਨਿ” (ਸ਼ਬਦ) ਕਥਨ ਕਰੋਂ। (ਫਿਰ) 'ਜਾ 
ਸ਼ਬਦ ਕਥਨ ਕਰੋ। (ਫਿਰ) ਅੰਤ ਉਤੇ 'ਸਤ੍ਰ ਸ਼ਬਦ ਦਾ ਉਚਾਰਨ ਕਰੋ। (ਇਸ ਨੂੰ 


ਪਤਿ” 
ਨੂ ਤੁਪਕ 
ਦਾ ਨਾਮ _ ਸਮਝੋ।੯੪੧। 


ਚਰ 
ਸਾਰੇ 


ਗਲ 


੫੪0 


ਸੀ _ਦਸਮ-ਗ੍ਰੰਥ _ਸਾਹਿਬ 


ਨਿਸਿਸ _ਅਨੁਜਨਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦਿ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਉਚਰੀਐ। ਸਕਲ ਤੁਪਕ ਕੇ ਨਾਮ _ਬਿਚਰੀਐ। ੯੪੨। 


ਨਿਸਿ ਇਸਰਨਨਿਨਿ ਆਦਿ ਕਹਿਜੈ। ਜਾ ਚਰ ਕਹਿ ਪਤਿ ਸਬਦ _ਭਣਿਜੈ। 
ਸਤ੍ਹ ਸਬਦ ਕਹੁ ਬਹੁਰਿ _ਬਖਾਨਹੁ। ਸਕਲ ਤੁਪਕ ਕੇ ਨਾਮ _ਪਛਾਨਹੁ। ੯੪੩। 


ਰੈਨਾਧਿਪਨੀ ਆਦਿ _ਬਖਾਨੋ। ਜਾ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਖਿ ਲਿਜੈ। ੯੪੪। 


ਰੈਨ ਰਾਟਨਿਨਿ ਆਦਿ ਉਚਰੀਐ। ਜਾ ਚਰ ਕਹਿ ਨਾਇਕ ਪਦ ਧਰੀਐ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਨਾਮ ਤੁਪਕ ਕੇ ਸਭ ਜੀਅ ਜਾਨਹੁ। ੯੪੫। 


ਰੈਨਰਾਜਨੀ ਆਦਿ _ਕਹਿਜੈ। ਜਾ ਚਰ ਕਹਿ ਪਤਿ ਸਬਦ _ਭਣਿਜੈ। 
ਤਾ ਕੇ ਅੰਤਿ ਸਤ ਪਦ ਕਹੀਐ। ਨਾਮ ਤੁਪਕ ਕੇ ਸਭ ਜੀਅ ਲਹੀਐ। ੯੪੬। 


ਨਿਸ ਨਾਇਕਨਿਨਿ ਆਦਿ _ਉਚਰੀਐ। _ਸੂਨ _ਉਚਰਿ ਚਰ ਪਤਿ ਪਦ _ਡਰੀਐ। 
ਅਰਿ ਪਦ ਤਾ ਕੇ ਅੰਤਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੪੭। 


ਨਿਸਿਇਸਨੀ ਸਬਦਾਦਿ _ਬਖਾਨੋ। ਜਾ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਉਚਾਰਹੁ। ਸੁਕਬਿ ਤੁਪਕ ਕੇ ਨਾਮ ਬਿਚਾਰਹੁ। ੯੪੮। 


ਨਿਸਿ ਪਤਿਨਿਨਿ ਸਬਦਾਦਿ ਉਚਰੀਐ। ਸੁਤ ਚਰ _ਅਰਿ ਅੰਤਹਿ ਪਦ _ਧਰੀਐ। 
ਸਤ੍ਹ ਸਬਦ ਕਹੁ ਅੰਤਿ ਬਖਾਨਹੁ। ਸੁਕਬਿ ਤੁਪਕ ਕੇ ਨਾਮ _ਪਛਾਨਹੁ। ੯੪੯। 


ਨਿਸ ਧਨਿਨੀ ਸਬਦਾਦਿ ਕਹਿਜੈ। ਜਾ ਚਰ ਕਹਿ ਅਰਿ ਪਦਹਿ ਭਣਿਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਨਾਮ ਤੁਪਕ ਕੇ ਸਭ ਜੀਅ ਜਾਨਹੁ। ੯੫0। 


ਰੈਨ ਨਾਇਕਨਿ ਆਦਿ ਸੁ ਕਹੀਐ। ਜਾ ਚਰ ਕਹਿ ਪਤਿ ਪਦ ਦੈ ਰਹੀਐ। 
ਤਾ ਕੇ ਅੰਤਿ ਸੜ੍ਹ ਪਦ ਭਾਖਹੁ। ਨਾਮ ਤੁਪਕ ਕੇ ਸਭ ਲਖਿ ਰਾਖਹੁ। ੯੫੧। 


ਨਿਸ ਚਰਨਿਨਿ ਪੁਥਮੈ ਪਦ ਭਾਖਹੁ। ਸੁਤ ਚਰ ਕਹਿ ਨਾਇਕ ਪੁਨਿ ਰਾਖਹੁ। 


ਸਤ ਸਬਦ ਕਹੁ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ _ਪਛਾਨਹੁ। ੯੫੨। 


ਆਦਿ ਨਿਸਾਚਰਿਨਨਿ ਕਹੁ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋ। 
ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਸਕਲ ਤੁਪਕ ਕੇ ਨਾਮ ਕਹਿਜੈ। ੯੫੩। 


ਸਸੜ ਨਾਮ _ਮਾਲਾ ੫੪੧ 


ਪਹਿਲਾਂ “ਨਿਸਿਸ (ਚੰਦੁਮਾ) ਅਨੁਜਨਨਿਨਿ” (ਸ਼ਬਦ) ਦਾ ਬਖਾਨ ਕਰੋ। (ਫਿਰ) 'ਜਾ ਚਰ 
ਪਤਿ” ਸ਼ਬਦ ਜੋੜੋ। ਮਗਰੋਂ _'ਸਤ੍ਹ' ਸ਼ਬਦ _ਉਚਾਰੋ। _(ਇਸ ਨੂੰ) ਸਭ _ਲੋਗ _ਤੁਪਕ _ਦਾ ਨਾਮ 
ਸਮਝਣ।੯੪੨। 

ਪਹਿਲਾਂ _“ਨਿਸਿ ਇਸਰਨਨਿਨਿ” (ਰਾਤ ਦੇ ਈਸ਼ਵਰ ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ 
ਵਾਲੀ ਧਰਤੀ) (ਸ਼ਬਦ) ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਬੋਲੋ। ਫਿਰ 'ਸਤ੍ਰ` ਸ਼ਬਦ ਦਾ 
ਬਖਾਨ _ਕਰੋ। _(ਇਸ ਨੂੰ) ਸਾਰੇ ਤੁਪਕ _ਦੇ _ਨਾਮ ਵਜੋਂ _ਪਛਾਣੋ।੯੪੩। 

ਪਹਿਲਾਂ _'ਰੈਨਾਧਿਪਨੀ” (ਰਾਤੇ ਦੇ ਸੁਆਮੀ _ਚੰਦੂਮਾ _ਨਾਲ ਸੰਬੰਧ _ਰਖਣ _ਵਾਲੀ _ਨਦੀ 
ਚੰਨ੍ਹਾ) (ਸ਼ਬਦ) ਕਹੋਂ। (ਫਿਰ) 'ਜਾ ਚਰ ਨਾਇਕ” ਪਦ ਨੂੰ ਜੋੜੋ। ਮਗਰੋਂ _'ਸਤ੍ਹ` ਸ਼ਬਦ ਦਾ 
ਵਰਣਨ _ਕਰੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝ _ਲਵੋ।੯੪੪। 

ਪਹਿਲਾਂ _'ਰੈਨ _ਰਾਟਨਿਨਿ” (ਸ਼ਬਦ) ਕਹੋ। (ਫਿਰ) 'ਜਾ ਚਰ ਨਾਇਕ” _ਪਦ ਨੂੰ ਜੋੜੋ। 
ਮਗਰੋਂ _'ਸਤ੍ਹ` ਸ਼ਬਦ ਨੂੰ ਕਥਨ _ਕਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ _ਸਮਝ 
ਲਵੇਂ।੯੪੫। 

ਪਹਿਲਾਂ _'ਰੈਨਰਾਜਨੀ” (ਰਾਤ ਦੇ ਰਾਜੇ ਚੰਦ੍ਰਮਾ _ਨਾਲ _ਸੈਬੈਧਿਤ ਚੈਨ੍ਹਾ ਨਦੀ) (ਸ਼ਬਦ) 
ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਕਹੋ। ਉਸ ਦੇ ਅੰਤ ਉਤੇ 'ਸਤ੍ਹ` ਪਦ ਕਥਨ ਕਰੋ। (ਇਸ 
ਨੂੰ) ਸਭ ਤੁਪਕ _ਦਾ _ਨਾਮ _ਸਮਝੋ।੯੪੬। 

ਪਹਿਲਾਂ _'ਨਿਸ _ਨਾਇਕਨਿਨਿ” (ਸ਼ਬਦ) _ਉਚਾਰੋ। _ਫਿਰ _'ਸੂਨ” (ਪੁੱਤਰ) ਸ਼ਬਦ _ਉਚਾਰ 
ਕੇ “ਚਰ ਪਤਿ” ਪਦ ਜੋੜੋ। ਉਸ ਦੇ ਅੰਤ ਉਤੇ “ਅਰਿ” ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ 
ਨਾਮ _ ਸਮਝੋ।੯੪8੭। 

ਪਹਿਲਾਂ _“ਨਿਸਿਇਸਨੀ” (ਚੰਦੂਮਾ ਨਾਮ ਵਾਲੀ ਨਦੀ) ਸ਼ਬਦ ਕਥਨ _ਕਰੋ। (ਫਿਰ) ਜਾ 
ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਨੂੰ ਕਹੋ। (ਇਸ ਨੂੰ) ਕਵੀ ਜਨ ਤੁਪਕ ਦਾ ਨਾਮ 
ਸਮਝਣ।੯੪੮। 

ਪਹਿਲਾਂ _'ਨਿਸਿ _ਪਤਿਨਿਨਿ” ਸ਼ਬਦ _ਉਚਾਰੋ। ਅੰਤ ਉਤੇ ਸੁਤ ਚਰ _ਅਰਿ” ਪਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਰ ਸ਼ਬਦ _ਕਥਨ _ਕਰੋ। _(ਇਸ ਨੂੰ) ਕਵੀ ਜਨੋ, ਤੁਪਕ ਦਾ _ਨਾਮ 
ਸਮਝੋ।੯੪੯। 

ਪਹਿਲਾਂ _“ਨਿਸ _ਧਨਿਨੀ” (ਰਾਤ ਦੇ ਸੁਆਮੀ _ਚੰਦੂਮਾ _ਨਾਲ _ਸੈਬਧਿਤ) ਸ਼ਬਦ _ਕਹੋਂ। 
(ਫਿਰ) 'ਜਾ ਚਰ ਅਰਿ` ਸ਼ਬਦ ਜੋੜੋ। ਮਗਰੋਂ _ 'ਸਤ੍ਹ` ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਆਪਣੇ 
ਮਨ _ਵਿਚ ਤੁਪਕ _ਦਾ ਨਾਮ _ਜਾਣੋ।੯੫0। 

ਪਹਿਲਾਂ _'ਰੈਨ ਨਾਇਕਨਿ” ਕਹੋ। (ਫਿਰ) ਜਾ ਚਰ ਪਤਿ” ਸ਼ਬਦ ਜੋੜੋ। ਉਸ ਦੇ ਅੰਤ 
ਵਿਚ 'ਸਤ੍ਰ` ਪਦ ਕਥਨ _ਕਰੋਂ। (ਇਸ) ਨੂੰ ਸਭ ਤੁਪਕ _ਦਾ ਨਾਮ _ਸਮਝ _ਲਵੋ।੯੫੧। 

ਪਹਿਲਾਂ _“ਨਿਸ _ਚਰਨਿਨਿ” (ਰਾਤ ਨੂੰ ਫਿਰਨ ਵਾਲੇ ਚੰਦੂਮਾ ਨਾਲ _ਸੈਬੋਧਿਤ) ਪਦ ਨੂੰ 


ਕਹੋ। ਫਿਰ 'ਸੁਤ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਕਹਿ ਦਿਓ। (ਇਸ ਨੂੰ) ਸਭ 
ਤੁਪਕ _ਦਾ _ਨਾਮ _ਸਮਝੋ।੯੫੨। 

ਪਹਿਲਾਂ _'ਨਿਸਾਚਰਿਨਨਿ” (ਰਾਤ ਨੂੰ _ਚਲਣ ਵਾਲੇ _ਚੰਦੂਮਾ _ਨਾਲ _ਸੈਬਧਿਤ) (ਸ਼ਬਦ) 
ਕਹੋ। (ਫਿਰ) 'ਸੁਤ ਚਰ ਨਾਇਕ” ਪਦ ਨੂੰ ਜੋੜੋ। ਮਗਰੋਂ 'ਸਤ੍ਹ'` ਸ਼ਬਦ ਕਥਨ ਕਰੋ। (ਇਸ ਨੂੰ) 
ਸਭ ਤੁਪਕ _ਦਾ ਨਾਮ _ਕਹੋ।੯੫੩। 


੫੪੨ 


ਸੀ _ਦਸਮ-ਗ੍ਰੰਥ _ਸਾਹਿਬ 


ਰੈਨ ਰਮਨਿ ਸਬਦਾਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਕਹਿਜੈ। 
ਸਤ੍ਹ ਸਬਦ ਕੋ ਅੰਤਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੫੪। 


ਰੈਨ ਰਾਜਨਿਨਿ ਪ੍ਰਥਮ ਉਚਾਰੋ। ਸੁਤ ਚਰ ਕਹਿ ਪਤਿ ਪਦਹਿ ਸਵਾਰੋ। 
ਤਾ ਕੇ ਅੰਤਿ ਸਤ ਪਦ ਕਹੀਐ। ਨਾਮ ਤੁਪਕ ਕੇ ਸਭ ਹੀ ਲਹੀਐ। ੯੫੫। 


ਨਿਸਾਰਵਨਿਨਿ ਆਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ _ਧਰਿਜੈ। 
ਸਤ੍ਹ ਸਬਦ ਤਾ ਪਾਛੇ ਕਹੀਐ। ਸਭ ਸ੍ਰੀ ਨਾਮ ਤੁਪਕ ਕੇ ਲਹੀਐ। ੯੫੬। 


ਦਿਨ ਅਰਿ ਰਵਨਿਨਿ ਆਦਿ ਉਚਾਰੋ। ਸੁਤ ਚਰ ਕਹਿ ਪਤਿ ਸਬਦ ਬਿਚਾਰੋ। 
ਤਾ ਕੇ ਅੰਤਿ ਸਤ੍ਹ ਪਦ ਭਾਖੋ। ਨਾਮ ਤੁਪਕ ਜੂ ਕੇ ਲਖਿ ਰਾਖੋ। ੯੫੭। 


ਹਰਿਜ ਅਰਿ ਰਵਨਿਨਿ ਆਦਿ ਬਖਾਨੋ। ਸੁਤ ਚਰ ਕਹਿ ਪਤਿ ਸਬਦ ਪੁਰਮਾਨੋ। 
ਤਾ ਕੇ ਅੰਤਿ ਸਤ੍ਹ ਪਦ ਕਹੋ। ਸਭ ਸ੍ਰੀ ਨਾਮ ਤੁਪਕ ਕੇ ਲਹੋ। ੯੫੮। 


ਤਿਮ੍ਰਿਯਰਿ ਸੋ _ਰਵਨਨਿ ਪਦ _ਕਹੀਐ। ਸੁਤ ਚਰ ਕਹਿ ਨਾਇਕ ਪਦ _ਗਹੀਐ। 


ਚ 


ਸਤ੍ਹ ਸਬਦ ਤਿਹ ਅੰਤਿ ਕਹਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੯੫੯। 


ਹਰਿਜਰਿ ਰਵਨਿਨਿ ਆਦਿ _ਬਖਾਨੋ। ਜਾ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਉਚਰੀਐ। ਨਾਮ ਤੁਪਕ ਕੇ ਸੁਕ ਬਿਚਰੀਐ। ੯੬0। 


ਰਵਿਜਰਿ ਰਵਨਿਨਿ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕਹੁ ਬਹੁਰੋ ਭਾਖਹੁ। ਸਭ ਸ੍ਰੀ ਨਾਮ ਤੁਪਕ ਲਖਿ ਰਾਖਹੁ। ੯੬੧। 


ਭਾਨੂਜ ਅਰਿ ਕਹਿ ਰਵਨਿ _ਭਨੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯੬੨। 


ਸੂਰਜਰਿ ਰਵਨਿ ਆਦਿ ਪਦ _ਕਹੀਐ। ਜਾ ਚਰ ਕਹਿ ਨਾਇਕ ਪਦ _ਗਹੀਐ। 
ਸਤ੍ਹ ਸਬਦ ਕੋ ਬਹੁਰਿ ਉਚਾਰੋ। ਨਾਮ ਤੁਪਕ ਕੇ ਸਭ ਜੀਅ ਧਾਰੋ। ੯੬੩। 


ਭਾਨੁਜਾਰਿ ਰਵਨਿਨਿ ਪਦ ਭਾਖੋ। ਸੁਤ ਚਰ ਕਹਿ ਪਤਿ ਪਦ ਪੁਨਿ ਰਾਖੋ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਨਾਮ ਤੁਪਕ ਕੇ ਸਕਲ ਪ੍ਰਮਾਨਹੁ। ੯੬੪। 


੭%/ਤਲ 
ਦਿਨਧੁਜ _ਅਰਿ _ਰਵਨਿਨਿ ਕੋ ਆਦਿ _ਉਚਾਰੀਐ। 
ਜਾ ਚਰ ਕਹਿ ਕੈ ਨਾਥ ਸਬਦ ਦੇ ਡਾਰੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਪੂਬੀਨ ਪ੍ਰਮਾਨੀਐ।੯੬੫। 


ਸਸੜੁ ਨਾਮ ਮਾਲਾ ੫੪੩ 


ਪਹਿਲਾਂ _'ਰੈਨ ਰਮਨਿ” ਸ਼ਬਦ ਦਾ ਕਥਨ ਕਰੋ। (ਫਿਰ) 'ਸੁਤ ਚਰ ਪਤਿ” ਸ਼ਬਦ ਕਹੋ। 
ਅੰਤ ਵਿਚ 'ਸਤ੍ਰ` ਸ਼ਬਦ _ਕਥਨ _ਕਰੋ। _(ਇਸ _ਨੂੰ) ਸਭ _ਤੁਪਕ ਦਾ ਨਾਮ _ਪਛਾਣੋ।੯੫੪। 

ਪਹਿਲਾਂ _'“ਰੈਨ ਰਾਜਨਿਨਿ” (ਸ਼ਬਦ) ਕਥਨ ਕਰੋ। (ਫਿਰ) 'ਸੁਤ ਚਰ ਪਤਿ” ਪਦ ਨੂੰ ਜੋੜੋ। 
ਉਸ ਦੇ ਅੰਤ ਉਤੇ 'ਸਤ੍ਰ' ਪਦ ਕਥਨ ਕਰੋ। (ਇਸ ਨੂੰ) ਸਭ ਹੀ ਤੁਪਕ ਦਾ ਨਾਮ ਸਮਝੋ।੯੫੫। 

ਪਹਿਲਾਂ _“ਨਿਸਾਰਵਨਿਨਿ” (ਰਾਤ ਨੂੰ _ਰਮਣ _ ਕਰਨ _ਵਾਲੇ _ਚੰਦੂਮਾ _ਨਾਲ _ਸੈਬਧਿਤ) 
(ਸ਼ਬਦ) ਕਥਨ ਕਰੋਂ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। ਉਸ ਪਿਛੋਂ 'ਸਤ੍ਰ`_ ਸ਼ਬਦ ਕਹੋ। 
(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੫੬। 

ਪਹਿਲਾਂ “ਦਿਨ _ਅਰਿ _ਰਵਨਿਨਿ” (ਸ਼ਬਦ) _ਉਚਾਰਨ _ਕਰੋਂ। (ਫਿਰ) 'ਸੁਤ ਚਰ ਪਤਿ” 
ਸ਼ਬਦ ਵਿਚਾਰੋ। ਉਸ ਦੇ ਅੰਤ ਉਤੇ 'ਸਤ੍ਰ` ਪਦ ਕਥਨ ਕਰੋ। (ਇਸ ਨੂੰ) ਸਭ ਤੁਪਕ ਜੀ ਦਾ 
ਨਾਮ _ ਸਮਝੋਂ।੯੫੭। 

ਪਹਿਲਾਂ _“ਹਰਿਜ ਅਰਿ _ਰਵਨਿਨਿ” (ਸੂਰਜ ਦੇ ਜਾਏ ਪੁੱਤਰ ਦਿਨ ਦੀ _ਵੈਰਨ ਰਾਤ ਨੂੰ 
ਰਮਣ ਕਰਨ ਵਾਲੇ ਚੰਦਰਮਾ ਨਾਲ ਸੈਬੈਧਿਤ) ਕਹੋ। (ਫਿਰ) 'ਸੁਤੂ ਚਰ ਪਤਿ” ਸ਼ਬਦ ਜੋੜੋ। ਉਸ 
ਦੇ ਅੰਤ ਉਤੇ “ਸਤਰ” ਪਦ _ਕਥਨ _ਕਰੋਂ। (ਇਸ ਨੂੰ) ਸਭ ਤੁਪਕ ਦੇ ਨਾਮ _ਸਮਝੋ।੯੫੮। 

ਪਹਿਲਾਂ _'ਤਿਮ੍ਿਯਰਿ” _(ਸੂਰਜ _ਦੀ _ਵੈਰਨ ਰਾਤ) ਨਾਲ _“ਰਵਨਨਿ” ਪਦ ਕਥਨ _ਕਰੋਂ। 
(ਫਿਰ) 'ਸੁਤ ਚਰ ਨਾਇਕ” ਪਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਨੂੰ ਕਥਨ ਕਰੋ। (ਇਸ 
ਨੂੰ) ਸਭ ਤੁਪਕ _ਦਾ ਨਾਮ _ਸਮਝ _ਲਵੋ।੯੫੯। 

ਪਹਿਲਾਂ “ਹਰਿਜਰਿ” (ਦਿਨ ਦੀ ਵੈਰਣ ਰਾਤ) ਰਵਨਿਨਿ” ਕਥਨ ਕਰੋ। (ਫਿਰ ਜਾ ਚਰ 
ਨਾਇਕ” ਪਦ ਜੋੜੋ। ਮਗਰੋਂ _'ਸਤ੍ਹ' ਸ਼ਬਦ ਨੂੰ ਉਚਾਰੋ। (ਇਸ ਨੂੰ) ਕਵੀ ਲੋਗ ਤੁਪਕ ਦਾ ਨਾਮ 
ਸਮਝ _ਲਹਣ।੯੬0। 

ਪਹਿਲਾਂ “ਰਵਿਜਰਿ ਰਵਨਿਨਿ” (ਸ਼ਬਦ) ਕਥਨ ਕਰੋ। ਫਿਰ 'ਜਾ ਚਰ ਪਤਿ” ਸ਼ਬਦ ਨੂੰ 


ਜੋੜੋ। ਮਗਰੋਂ 'ਸਤ੍ਹ' ਸ਼ਬਦ ਦਾ ਉਚਾਰਨ ਕਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।੯੬੧। 

ਪਹਿਲਾਂ _'ਭਾਨੁਜ ਅਰਿ” (ਸੂਰਜ ਦੇ ਪੁੱਤਰ ਦੀ ਵੈਰਨ ਰਾਤ) ਕਹਿ ਕੇ ਫਿਰ 'ਰਵਨਿ” 
(ਰਮਣ ਕਰਨ ਵਾਲਾ) ਕਥਨ ਕਰੋਂ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ' ਸ਼ਬਦ 
ਨੂੰ ਉਚਾਰੋ। _(ਇਸ ਨੂੰ) ਸਭ _ਤੁਪਕ ਦਾ ਨਾਮ _ਸਮਝੋ।੯੬੨। 

ਪਹਿਲਾਂ _'ਸੂਰਜਰਿ ਰਵਨਿ” ਪਦ ਕਥਨ _ਕਰੋਂ। (ਫਿਰ) 'ਜਾ ਚਰ ਨਾਇਕ” ਪਦ ਜੋੜੋ। 
ਮਗਰੋਂ _'ਸਤ੍ਹ ਸ਼ਬਦ ਉਚਾਰੋ। (ਇਸ ਨੂੰ) ਸਭ _ਲੋਗ ਮਨ ਵਿਚ ਤੁਪਕ ਦੇ ਨਾਮ ਵਜੋਂ ਧਾਰਨ 
ਕਰੋਂ।੯੬੩। 

ਪਹਿਲਾਂ _'ਭਾਨੁਜਾਰਿ ਰਵਨਿਨਿ” ਪਦ ਕਥਨ _ਕਰੋ। _ਫਿਰ ਸੁਤ ਚਰ ਪਤਿ” ਪਦ ਜੋੜੋ। 
ਮਗਰੋਂ _“ਸਤ੍ਹ' ਸ਼ਬਦ ਨੂੰ _ਉਚਾਰੋ। (ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ।੯੬੪। 


੭#/ਤਲ 


ਪਹਿਲਾਂ _“ਦਿਨਧੁਜ ਅਰਿ _ਰਵਨਿਨਿ” (ਸ਼ਬਦ) ਉਚਾਰੋ। (ਫਿਰ) 'ਜਾ ਚਰ ਨਾਥ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਹ' ਸ਼ਬਦ ਕਥਨ ਕਰੋ। (ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ 
ਸਮਝ _ਲੈਣ।੯੬੫। 


੫੪੪ 


ਦਿਨਰਾਜਿ _ਅਰਿ _ਰਵਨਿਨੀ ਸੁ ਆਦਿ _ਬਖਾਨੀਐ। 
ਜਾ ਚਰ ਕਹਿ ਕੈ ਨਾਥ ਸਬਦ ਪੁਨਿ ਠਾਨੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧ _ਬਿਚਾਰੀਐ। ੯੬੬। 


ਚੱਪਣਾ 


ਦਿਨਿਸ ਅਰਿ ਰਵਨਿਨਿ ਆਦਿ ਉਚਾਰੋ। ਜਾ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕਹੁ ਪੁਨਿ ਕਹਿ ਲੀਜੈ। ਨਾਮ ਤੁਪਕ ਕੇ ਸਕਲ ਪਤੀਜੈ। ੯੬੭। 


ਤਮ ਅਰਿ ਜਰਿ ਰਵਨਿਨਿ ਪਦ ਭਾਖੋ। ਜਾ ਚਰ ਕਹਿ ਨਾਇਕ ਪਦ ਰਾਖੋ। 
ਸਤ੍ਹ ਸਬਦ ਤਿਹ ਅੰਤਿ ਭਣਿਜੈ। ਨਾਮ ਤੁਪਕ ਕੇ ਸਕਲ ਪਤਿਜੈ। ੯੬੮। 
ਚੰਦੂ _ਜੋਨਨੀ ਆਦਿ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 

ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਕਲ ਪਤਿਜੈ। ੯੬੯। 


ਸਸਿ ਉਪਸਖਿਨੀ ਆਦਿ _ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੯੭0। 


ਨਿਸ ਇਸ _ਭਗਨੀ ਆਦਿ ਬਖਾਨਹੁ। ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਕਲ ਪਤਿਜੈ। ੯੭੧। 


ਸਸਿ ਭਗਨੀ ਸਬਦਾਦਿ _ਬਖਾਨੋ। ਜਾ ਚਰ ਕਹਿ ਪਤਿ ਸਬਦ ਪੁਮਾਨਹੁ। 
ਸਤ੍ਹ ਸਬਦ ਕੋ ਬਹੁਰਿ ਉਚਾਰਹੁ। ਨਾਮ ਤੁਪਕ ਕੇ ਸਕਲ _ਬਿਚਾਰਹੁ। ੯੭੨। 


ਨਿਸਿਸ ਭਗਾ ਸਬਦਾਦਿ ਭਣਿਜੈ। ਜਾ ਚਰ ਕਹਿ ਪਤਿ ਸਬਦ _ਕਹਿਜੈ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯੭੩। 


ਰੈਨ ਰਾਟ ਕਹਿ ਭਗਾ ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ। 
ਸਤ੍ਹ ਸਬਦ ਕੋ ਅੰਤਿ ਭਣਿਜੈ। ਨਾਮ ਤੁਪਕ ਕੇ ਸਕਲ ਪਤਿਜੈ। ੯੭੪। 


੭%/ਤਲ 


ਰੈਨ _ਰਾਵਨਿ _ਕਹਿ _ਭਗਾ ਸਬਦ _ਬਖਾਨੀਐ। 
ਜਾ ਚਰ ਕਹਿ ਕਰ ਨਾਥ ਸਬਦ ਕੋ _ਠਾਨੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਭਨੀਜੀਐ। 


੮ 


ਹੋਂ ਸਕਲ ਤੁਪਕ ਕੇ ਨਾਮ ਚਹੋ ਤਹ _ਦੀਜੀਐ।੯੭੫। 


ਰੈਨ ਰਾਜ ਕਹਿ ਭਗਾ _ਬਖਾਨਨ _ਕੀਜੀਐ। 

ਜਾ ਚਰ ਕਹਿ ਕਰਿ ਨਾਥ ਸਬਦ ਕੋ ਦੀਜੀਐ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋਂ ਸਕਲ ਤੁਪਕ ਕੇ ਨਾਮ ਸੁਬੁਧਿ ਮਨ _ਧਾਰੀਐ।੯੭੬। 


ਸਸੜ ਨਾਮ ਮਾਲ ੫੪੫ 


ਪਹਿਲਾਂ _“ਦਿਨਰਾਜਿ _ਅਰਿ _ਰਵਨਿਨੀ” (ਸ਼ਬਦ) ਕਥਨ _ਕਰੋ। ਫਿਰ _'ਜਾ ਚਰ ਨਾਥ? 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਉਚਾਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ 
ਨਾਮ _ ਸਮਝ _ਲੈਣ।੯੬੬। 


ਚੱਪਣ? 
ਪਹਿਲਾਂ _“ਦਿਨਿਸ ਅਰਿ ਰਵਨਿਨਿ” (ਸ਼ਬਦ) ਕਥਨ _ਕਰੋ। (ਫਿਰ) ਜਾ ਚਰ ਨਾਇਕ? 
ਪਦ ਨੂੰ ਜੋੜੋ। ਮਗਰੋਂ _'ਸਤ੍ਹ` ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।੯੬੭। 
ਪਹਿਲਾਂ “ਤਮ ਅਰਿ ਜਰਿ (ਹਨੇਰੇ ਦੇ ਵੈਰੀ ਸੂਰਜ ਤੋਂ ਪੈਦਾ ਹੋਇਆ ਦਿਨ, ਉਸ ਦੀ 
ਵੈਰੀ ਰਾਤ, ਉਸ ਨੂੰ _ਰਮਣ ਕਰਨ ਵਾਲਾ _ਚੰਦੂਮਾ) ਰਵਨਿਨਿ” ਪਦ ਕਥਨ ਕਰੋ। (ਫਿਰ) “ਜਾ 
ਚਰ ਨਾਇਕ” ਪਦ ਨੂੰ ਜੋੜੋਂ। ਫਿਰ ਅੰਤ ਵਿਚ 'ਸਤ੍ਰ' ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ 


ਦਾ ਨਾਮ _ ਸਮਝੋ।੯੬੮। 

ਪਹਿਲਾਂ _'ਚੰਦੂ _ਜੋਨਨੀ” (ਚੰਦਰਮਾ _ਦੀ ਚਾਨਣੀ _ਵਰਗੀ _ਚੰਨ੍ਹਾ _ਨਦੀ _ਵਾਲੀ ਧਰਤੀ) 
(ਸ਼ਬਦ) ਕਹੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍` ਸ਼ਬਦ ਨੂੰ ਕਥਨ ਕਰੋ। (ਇਸ 
ਨੂੰ) ਸਭ ਤੁਪਕ _ਦੇ ਨਾਮ _ਸਮਝੋ।੯੬੯। 

ਪਹਿਲਾਂ “ਸਸਿ _ਉਪਸਖਿਨੀ” (ਚੰਨ੍ਹਾ ਨਦੀ) ਕਥਨ ਕਰੋ। (ਫਿਰ) 'ਜਾ ਚਰ ਪਤਿ” ਸ਼ਬਦ 
ਜੋੜੋ। ਫਿਰ 'ਸਤ੍ਹ` ਸ਼ਬਦ ਕਥਨ _ਕਰੋ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੭0। 

ਪਹਿਲਾਂ “ਨਿਸ ਇਸ ਭਗਨੀ? ਸ਼ਬਦ ਕਥਨ ਕਰੋਂ। (ਫਿਰ) 'ਜਾ ਚਰ ਪਤਿ” ਸ਼ਬਦ ਜੋੜੋ। 
ਮਗਰੋਂ _“ਸਤ੍ਹ' ਸ਼ਬਦ ਕਥਨ _ਕਰੋ। (ਇਸ ਨੂੰ) ਸਾਰੇ ਤੁਪਕ _ਦਾ ਨਾਮ _ਸਮਝੋ।੯੭੧। 

ਪਹਿਲਾਂ ਸਸਿ _ਭਗਨੀ” ਸ਼ਬਦ ਕਹੋਂ। (ਫਿਰ) 'ਜਾ ਚਰ ਪਤਿ” ਪਦ ਜੋੜੋ। ਮਗਰੋਂ 'ਸਤ੍” 
ਸ਼ਬਦ _ਉਚਾਰੋ। (ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ।੯੭੨। 

ਪਹਿਲਾਂ _“ਨਿਸਿਸ _ਭਗਾ? ਸ਼ਬਦ ਕਹੋ। (ਫਿਰ) 'ਜਾ ਚਰ ਪਤਿ” ਸ਼ਬਦ _ਕਹੋਂ। ਮਗਰੋਂ 
“ਸਤ੍ਹ`_ਸ਼ਬਦ ਨੂੰ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੭੩। 

ਪਹਿਲਾਂ _'ਰੈਨ ਰਾਟ” ਕਹਿ ਕੇ ਫਿਰ 'ਭਗਾ? ਕਥਨ ਕਰੋਂ। (ਇਸ ਪਿਛੋਂ) 'ਜਾ ਚਰ ਪਤਿ” 
ਸ਼ਬਦ _ਜੋੜੋ। _ਅੰਤ _ਉਤੇ _'ਸਤ੍ਹ` ਸ਼ਬਦ _ਬਖਾਨ _ਕਰੋਂ। _(ਇਸ ਨੂੰ) ਸਭ _ਤੁਪਕ _ਦਾ ਨਾਮ 
ਸਮਝੋ ।੯੭੪। 


੭%/ਤਲ 


ਪਹਿਲਾਂ “ਰੈਨ ਰਾਵਨਿ ਭਗਾ” ਸ਼ਬਦ ਬਿਆਨ ਕਰੋ। (ਫਿਰ) 'ਜਾ ਚਰ ਨਾਥ” ਸ਼ਬਦ ਜੋੜੋਂ। 
(ਮਗਰੋਂ) ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਥਨ _ਕਰੋ। (ਇਸ ਨੂੰ) ਸਭ ਜਿਥੇ ਚਾਹੋ, ਤੁਪਕ 
ਦੇ ਨਾਮ ਵਜੋਂ __ਦਿਓ।੯੭੫। 


ਪਹਿਲਾਂ _'ਰੈਨ ਰਾਜ” ਕਹਿ ਕੇ (ਫਿਰ) 'ਭਗਾ” (ਸ਼ਬਦ) ਕਥਨ ਕਰੋ। (ਫਿਰ) “ਜਾ ਚਰ 
ਨਾਥ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਨੂੰ ਉਚਾਰੋ। (ਇਸ ਨੂੰ) ਸਾਰੇ ਬੁੱਧੀਮਾਨ 
ਮਨ ਵਿਚ ਤੁਪਕ _ਦਾ ਨਾਮ _ਸਮਝ _ਲਵੋਂ।੯੭੬। 


ਜੱਪਣ 
ਰੈਨ ਰਾਵ ਕਹਿ ਭਗਾ ਬਖਾਨੋ। ਜਾ ਚਰ ਕਹਿ ਪਤਿ ਸਬਦ ਪ੍ਰਮਾਨੋ 
ਸਤ ਸਬਦ ਤਿਹ ਅੰਤਿ ਭਣਿਜੈ। ਨਾਮ ਤੁਪਕ ਜਹ ਚਹੋਂ _ਕਹਿਜੈ। ੯੭੭। 


ਦਿਨ ਅਰਿ ਕਹਿ ਭਗ ਸਬਦ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਤਿਹ ਅੰਤਿ ਸੁ ਕਹੀਐ। ਨਾਮ ਤੁਪਕ ਉਚਰਹੁ ਜਹ _ਚਹੀਐ। ੯੭੮। 


ਤਮਚਰ ਕਹਿ ਭਗ ਸਬਦ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ _ਲਿਜੈ। ੯੭੯। 


ਰੈਣ ਰਾਵਿ ਕਹਿ ਭਗਣਿ ਕਹੀਜੈ। ਜਾ ਚਰ ਕਹਿ ਨਾਇਕ ਪਦ ਦੀਜੈ। 

ਸਤ੍ਹ ਸਬਦ ਕੋ ਬਹੁਰਿ ਉਚਾਰਹੁ। ਸਕਲ ਤੁਪਕ ਕੇ ਨਾਮ ਬਿਚਾਰਹੁ। ੯੮॥। 
ਜਉਨ ਕਰਣ ਕਹਿ ਭਗਣਿ ਬਖਾਨੋ। ਜਾ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲੀਜੈ। ੯੮੧। 


ਕਿਰਣ ਧਰਣ ਕਹਿ ਭਗਣਿ ਕਹੀਜੈ। ਸੁਤ ਚਰ ਕਹਿ ਪਤਿ ਸਬਦ _ਧਰੀਜੈ 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਨਾਮ ਤੁਪਕ ਕੇ ਸਭ _ਅਨੁਮਾਨਹੁ। ੯੮੨। 


ਮਯੰਕ ਸਬਦ ਕਹਿ _ਭਗਣਿ ਭਣਿਜੈ। ਸਤੁ ਚਰ ਕਹਿ ਪਦ ਨਾਥ ਧਰਿਜੈ 
ਸਤ੍ਹ ਸਬਦ ਕੋ ਬਹੁਰਿ ਉਚਰੀਐ। ਨਾਮ ਤੁਪਕ ਕੇ ਸਕਲ ਸੁ _ਧਰੀਐ। ੯੮੩। 


ਮ੍ਰਿਗ ਬਾਹਨਿ ਕਹਿ ਭਗਣਿ ਬਖਾਨੋ। ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ 
ਸਤ੍ਹ ਸਬਦ ਤਿਹ ਅੰਤਿ ਉਚਾਰਹੁ। ਸਭ ਸ੍ਰੀ ਨਾਮ ਤੁਪਕ ਚਿਤਿ ਧਾਰਹੁ। ੯੮੪ 


ਹਿਰਣ ਰਾਟ ਕਹਿ ਭਭਗਣਿ ਉਚਾਰਹੁ। ਸੁਤ ਚਰ ਕਹਿ ਨਾਇਕ ਪਦ ਡਾਰਹੁ 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਕਲ ਲਹਿਜੈ। ੯੮੫ 


ਸ੍ਰੰਗ ਬਾਹਣੀ ਭਗਾ ਭਣਿਜੈ। ਜਾ ਚਰ ਕਹਿ ਪਤਿ ਸਬਦ _ਧਰਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯੮੬। 
ਮ੍ਰਿਗਿ ਪਤਿਣੀ ਕਹਿ ਭਗਣਿ ਭਣਿਜੈ। ਜਾ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੮੭। 
ਪ੍ਰਜਾਪਤਿ ਕਹਿ _ਭਗਣਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੯੮੮। 
ਛਾ 
ਮ੍ਰਿਗ ਨਾਥ ਭਗਣਣਿ ਭਾਖੁ। ਰਿਪੁ ਨਾਥ ਚਰ ਪਤਿ ਰਾਖੁ । 
ਰਿਪੁ ਸਬਦ ਬਹੁਰਿ _ਬਖਾਨ। ਸਭ ਨਾਮ ਤੁਪਕ ਪ੍ਰਮਾਨ। ੯੮੯। 


ਸਸੜੁ ਨਾਮ ਮਾਲਾ ੫੪੭ 


ਚੱਪਣ? 

(ਪਹਿਲਾਂ) 'ਰੈਨ ਰਾਵ _ਭਗਾ” ਬਖਾਨ ਕਰੋ। (ਫਿਰ) ਜਾ ਚਰ ਪਤਿ” ਸ਼ਬਦ ਨੂੰ ਜੋੜੋ। 
(ਫਿਰ) ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਜਿਥੇ ਚਾਹੋ, ਤੁਪਕ ਦੇ ਨਾਮ 
ਵਜੋ _ਕਹੋ।੯੭੭। 

(ਪਹਿਲਾਂ) “ਦਿਨ ਅਰਿ ਭਗ” ਸ਼ਬਦ ਕਥਨ ਕਰੋ। (ਫਿਰ) “ਜਾ ਚਰ ਨਾਇਕ” ਪਦ ਜੋੜੋ 
ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਹੋ। (ਇਸ ਨੂੰ) ਜਿਥੇ ਚਾਹੋ, ਤੁਪਕ ਦਾ ਨਾਮ ਕਰ ਕੇ 
ਉਚਰੋਂ।੯੭੮। 

ਪਹਿਲਾਂ _'ਤਮਚਰ _ਭਗ? ਸ਼ਬਦ ਕਥਨ _ਕਰੋਂ। (ਫਿਰ) ਜਾ ਚਰ ਨਾਇਕ” ਪਦ ਜੋੜੋ। 
ਮਗਰੋਂ _'ਸਤ੍ਹ` ਸ਼ਬਦ ਨੂੰ _ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ।੯੭੯ 

ਪਹਿਲਾਂ “ਰੈਣ ਰਾਵਿ ਭਗਣਿ” ਕਹੋ। (ਫਿਰ) 'ਜਾ ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍” 
ਸ਼ਬਦ _ਉਚਾਰੋ। _(ਇਸ ਨੂੰ) ਸਾਰੇ ਤੁਪਕ _ਦਾ _ਨਾਮ _ਸਮਝ _ਲਵੋ।੯੮0। 

ਪਹਿਲਾ _'ਜਉਨ (ਚਾਂਦਨੀ) ਕਰਣ _ਭਗਣਿ” (ਸ਼ਬਦ) ਕਹੋਂ। (ਫਿਰ) ਜਾ ਚਰ ਨਾਇਕ? 
ਪਦ _ਜੋੜੋ। _ਮਗਰੋਂ_'ਸਤ੍ਹ` ਸ਼ਬਦ _ਦਾ _ਕਥਨ _ਕਰੋ। _(ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੋ।੯੮੧। 

ਪਹਿਲਾਂ “ਕਿਰਣ ਧਰਣ _ਭਗਣਿ” ਕਹੋ। (ਫਿਰ) ਸੁਤ ਚਰ ਪਤਿ” ਸ਼ਬਦ ਜੋੜੋ। ਮਗਰੋਂ 
'ਸਤ੍ਹ`_ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੮੨ 

ਪਹਿਲਾਂ 'ਮਯੰਕ (ਚੰਦੂਮਾ) ਭਗਣਿ” ਸ਼ਬਦ ਕਹੋ। (ਫਿਰ) ਸੁਤ ਚਰ ਨਾਥ” ਪਦ ਜੋੜੋਂ। 

ਮਗਰੋਂ _'ਸਤ੍ਹ` ਸ਼ਬਦ ਦਾ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਧਰ _ਦਿਓ।੯੮੩ 

ਪਹਿਲਾ “ਮ੍ਰਿਗ ਬਾਹਨਿ (ਚੰਦੂਮਾ) ਭਗਣਿ” ਦਾ ਬਖਾਨ ਕਰੋ। (ਫਿਰ) 'ਸੁਤ ਚਰ ਪਤਿ” 

ਸ਼ਬਦ ਕਹੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ ਚਿਤ 
ਵਿਚ _ ਧਾਰਨ _ ਕਰੋਂ।੯੮੪ 

ਪਹਿਲਾਂ _ “ਹਿਰਣ _ਰਾਟ _ਭਗਣਿ” _ (ਸ਼ਬਦ) ਉਚਾਰਨ _ਕਰੋ। _ (ਫਿਰ) ਸੁਤ ਚਰ 


ਨਾਇਕ” _ਪਦ ਜੋੜੋ। _ਮਗਰੋਂ “ਸਤ” ਸ਼ਬਦ ਨੂੰ _ਕਥਨ _ਕਰੋ। (ਇਸ ਨੂੰ) ਸਭ _ਤੁਪਕ ਦਾ 
ਨਾਮ _ ਸਮਝੋ। _ ੯੮੫ 

ਪਹਿਲਾਂ 'ਸ੍ਰਿੰਗ ਬਾਹਣੀ (ਚੰਦੂ) _ਭਗਾ” ਕਥਨ _ਕਰੋ। (ਫਿਰ) 'ਜਾ ਚਰ ਪਤਿ” ਸ਼ਬਦ 
ਨੂੰ ਧਾਰਨ _ਕਰੋਂ। ਮਗਰੋਂ “ਸਤ” ਸ਼ਬਦ ਦਾ ਉਚਾਰਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 


ਸਮਝੋ।੯੮੬। 

ਪਹਿਲਾਂ “ਮ੍ਰਿਗ _ਪਤਿਣੀ _ਭਗਣਿ” ਸ਼ਬਦ ਕਥਨ _ਕਰੋ। _ਫਿਰ ਜਾ _ਚਰ ਪਤਿ” ਸ਼ਬਦ 
ਜੋੜੋ। ਮਗਰੋਂ _'ਸਤ੍ਹ' ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੮੭ 

ਪਹਿਲਾਂ ਪਰਜਾ ਪਤਿ (ਚੰਦੂਮਾ) ਭਗਣਿ” ਸ਼ਬਦ ਕਹੋ। (ਫਿਰ) 'ਸੁਤ ਚਰ ਪਤਿ” ਸ਼ਬਦ 
ਜੋੜੋ। ਮਗਰੋਂ 'ਸਤ੍ਹ' ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ।੯੮੮। 
ਛੱ 

(ਪਹਿਲਾਂ) “ਮ੍ਰਿਗ ਨਾਥ _ਭਗਣਣਿ” ਕਹੋ। (ਫਿਰ) 'ਰਿਪੁ ਨਾਥ _ਚਰ ਪਤਿ” ਜੋੜੋਂ। ਮਗਰੋਂ 
'ਰਿਪੁ” ਸ਼ਬਦ ਕਥਨ _ਕਰੋ। (ਇਸ ਨੂੰ) ਸਭ _ਤੁਪਕ ਦਾ ਨਾਮ _ਸਮਝੋ।੯੮੯। 


੫੪੮ 


ਚੱਪਣ? 
ਨਦੀ ਰਾਟ ਸੁਤ ਭਗਣਿ ਭਣਿਜੈ। ਜਾ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਅਨੁਮਾਨਹੁ। ੯੯॥। 


ਸਾਮੁੰਦੂਜ ਕਹਿ ਭਗਣਿ ਭਣਿਜੈ। ਜਾ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਉਚਾਰੋ। ਨਾਮ ਤੁਪਕ ਕੇ ਸਭ ਜੀਅ ਧਾਰੋ। ੯੯੧। 


ਨਦੀ ਰਾਟ ਸੁਤ ਭਗਣਿ ਉਚਾਰੋਂ। ਜਾ ਚਰ ਕਹਿ ਪਤਿ ਪਦ ਦੇ ਡਾਰੋਂ। 
ਸਤ੍ਹ ਸਬਦ ਕਹੁ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਅਨੁਮਾਨਹੁ। ੯੯੨। 


ਸਮੁਦੂਜ ਭਗਣਿਨਿ ਆਦਿ ਭਣਿਜੈ। ਜਾ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ _ਜਾਨਹੁ। ੯੯੩। 


ਮ੍ਰਿਗਜਾ ਭਗਣਿਨਿ ਆਦਿ ਉਚਾਰੋ। ਜਾ ਚਰ ਕਹਿ ਪਤਿ ਪਦ ਦੇ ਡਾਰੋਂ। 
ਰਿਪੁ ਪਦ ਤਾ ਕੇ ਅੰਤਿ ਬਖਾਨਹੁ। ਸਕਲ ਤੁਪਕ ਕੇ ਨਾਮ ਅਨੁਮਾਨਹੁ। ੯੯੪। 


ਨਦਿਸਜ ਭਗਣਿ ਆਦਿ ਪਦ ਦੀਜੈ। ਜਾ ਚਰ ਕਹਿ ਪਤਿ ਸਬਦ _ਧਰੀਜੈ। 
ਸਤ੍ਹ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੯੯੫। 
ਨਦਿ ਨਾਇਕ ਕਹਿ ਭਗਣਿਨਿ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋ। 


੮. 


ਸਤ੍ਹ ਸਬਦ ਤਿਹ ਅੰਤਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੋ ਜਾਨੋ। ੯੯੬। 


ਸਰਿਤਿਸ ਭਗਣਿਨਿ ਆਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ _ਜਾਨਹੁ। ੯੯੭। 


ਸਰਿਤ ਇੰਦੂ _ਭਗਣਨੀ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤੁ ਸਬਦ ਕੋ ਬਹੁਰਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਪਹਿਚਾਨਹੁ। ੯੯੮। 
ਰਹ ੭%7=ਾਲ਼ 

ਨਿਸਸਿਣਿ ਕਹਿ _ਭਗਣਿਨਿ ਪਦ ਆਦਿ _ਬਖਾਨੀਐ। 

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਭਨੀਜੀਐ। 

ਹੋਂ ਸਕਲ ਤੁਪਕ ਕੇ ਨਾਮ ਸੁ ਕਬਿ ਲਖਿ ਲੀਜੀਐ।੯੯੯। 

ਤਮ ਹਰ ਭਗਣਿਨਿ ਮੁਖ ਤੇ ਆਦਿ ਬਖਾਨੀਐ। 

ਜਾ ਚਰ ਕਹਿ ਕੇ ਪਤਿ ਪਦ ਬਹੁਰਿ ਪ੍ਰਮਾਨੀਐ। 

ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ _ਨਾਮ ਸੁਬੁਧਿ _ਬਿਚਾਰੀਐ।੧000। 

ਤਮ ਹਰ _ਭਗਣਿਨਿ ਆਦਿ _ਬਖਾਨਨ _ਕੀਜੀਐ। 

ਸੁਤ ਚਰ ਕਹਿ ਕੈ ਪਤਿ ਪਦ ਅੰਤਿ ਭਣੀਜੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਸੁਬੁਧਿ ਕਹੁ। 

ਹੋ ਸਕਲ ਤੁਪਕ ਕੇ ਨਾਮ ਅਨੇਕ ਪੁਬੀਨ _ਲਹੁ।੧00੧। 


ਸਸੜੁ _ਨਾਮ _ਮਾਲਾ ੫੪੯ 


ਜਪਣ 

ਪਹਿਲਾਂ “ਨਦੀ ਰਾਟ ਸੁਤ ਭਗਣਿ” ਕਥਨ ਕਰੋਂ। (ਫਿਰ) ਜਾ ਚਰ ਪਤਿ” ਸ਼ਬਦ ਜੋੜੋ। 
ਉਸ _ਦੇ ਅੰਤ ਉਪਰ _'ਸਤ੍' ਸ਼ਬਦ _ਬਖਾਨ _ਕਰੋ। _(ਇਸ _ਨੂੰ) ਸਭ ਤੁਪਕ ਦਾ ਨਾਮ 
ਅਨੁਮਾਨੋ।੯੯0। 

ਪਹਿਲਾਂ 'ਸਾਮੁੰਦੂਜ _(ਚੰਦੂਮਾ) ਭਗਣਿ” ਕਹੋ। (ਫਿਰ) 'ਜਾ ਚਰ ਪਤਿ” ਸ਼ਬਦ ਨੂੰ ਜੋੜੋ। 
ਉਸ ਦੇ ਅੰਤ ਉਪਰ 'ਸਤ੍ਰ' ਸ਼ਬਦ ਕਥਨ ਕਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ 
ਸਮਝੋ।੯੯੧। 

(ਪਹਿਲਾਂ) “ਨਦੀ ਰਾਟ ਸੁਤ ਭਗਣਿ” (ਸ਼ਬਦ) ਉਚਾਰੋ। (ਫਿਰ) ਜਾ ਚਰ ਪਤਿ” ਸ਼ਬਦ 
ਜੋੜੋ। ਮਗਰੋਂ 'ਸਤ੍ਹ` ਸ਼ਬਦ _ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੯੨। 

ਪਹਿਲਾਂ _'ਸਮੁਦੂਜ ਭਗਣਿਨਿ” ਸ਼ਬਦ _ਕਹੋ। (ਫਿਰ) ਜਾ ਚਰ ਪਤਿ” ਸ਼ਬਦ ਨੂੰ ਜੋੜੋ। 
ਉਸ ਦੇ _ ਅੰਤ ਉਤੇ 'ਸਤ੍ਰ` ਸ਼ਬਦ ਕਹੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੯੩। 

ਪਹਿਲਾਂ _“ਮ੍ਰਿਗਜਾ ਭਗਣਿਨਿ” (ਸ਼ਬਦ) ਉਚਾਰੋ। (ਫਿਰ) ਜਾ ਚਰ ਪਤਿ” ਪਦ ਨੂੰ ਜੋੜੋ। 
ਉਸ ਦੇ ਅੰਤ ਉਤੇ 'ਰਿਪੁ”` ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਮੰਨ ਲਵੋ।੯੯੪। 

ਪਹਿਲਾਂ _“ਨਦਿਸਜ _ਭਗਣਿ” ਸ਼ਬਦ ਕਥਨ ਕਰੋਂ। (ਫਿਰ) ਜਾ ਚਰ ਪਤਿ” ਸ਼ਬਦ ਕਹੋ। 
ਮਗਰੋਂ _'ਸਤ੍ਹ” ਸ਼ਬਦ ਨੂੰ ਬਖਾਨ ਕਰੋ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੯੯੫। 

ਪਹਿਲਾਂ _“ਨਦਿ ਨਾਇਕ _ਭਗਣਿਨਿ” ਸ਼ਬਦ _ਕਹੋਂ। (ਫਿਰ) 'ਸੁਤ ਚਰ ਨਾਇਕ” ਪਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ _ਬਖਾਨੋ। (ਇਸ ਨੂੰ) ਸਭ _ਤੁਪਕ _ਦਾ ਨਾਮ _ਜਾਣ 
ਲਵੋਂ। _੯੯੬। 

ਪਹਿਲਾਂ _“ਸਰਿਤਿਸ ਭਗਣਿਨਿ” (ਸ਼ਬਦ) ਕਹੋਂ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ 'ਸਤ੍` ਸ਼ਬਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।੯੯੭। 

ਪਹਿਲਾਂ “ਸਰਤਿ ਇੰਦੂ ਭਭਗਣਨੀ” (ਸ਼ਬਦ) ਕਹੋ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। 
ਮਗਰੋਂ _'ਸਤ੍ਹ` ਸ਼ਬਦ ਕਥਨ _ਕਰੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਪਛਾਣੋ।੯੯੮। 
੭%7=ਾਲ਼ 


ਪਹਿਲਾਂ _“ਨਿਸਸਿਣਿ _ਭਗਣਿਨਿ` ਪਦ ਕਥਨ _ਕਰੋ। _ਫਿਰ 'ਜਾ ਚਰ ਨਾਇਕ” _ਪਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਕਵੀ ਜਨ ਤੁਪਕ ਦਾ ਨਾਮ 
ਸਮਝ _ਲਹਣ।੯੯੯। 


ਪਹਿਲਾਂ “ਤਮ ਹਰ ਭਗਣਿਨਿ” ਸ਼ਬਦ ਨੂੰ ਮੁਖ ਤੋਂ _ਕਹੋਂ। ਫਿਰ “ਜਾ ਚਰ ਪਤਿ” ਪਦ ਨਾਲ 
ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ 
ਸਮਝ _ਲਵੋ।੧000। 


ਪਹਿਲਾਂ 'ਤਮ ਹਰ ਭਗਣਿਨਿ” ਸ਼ਬਦ ਕਹੋ। (ਫਿਰ) 'ਸੁਤ ਚਰ ਪਤਿ” ਸ਼ਬਦ ਅੰਤ ਉਤੇ 
ਕਥਨ _ਕਰੋ। ਉਸ ਦੇ ਅੰਤ ਉਤੇ ਸਮਝਦਾਰੋਂ ,_ 'ਸਤ੍ਹ' ਪਦ ਕਹੋ। (ਇਸ ਨੂੰ) ਸਾਰੇ ਬੁੱਧੀਮਾਨੋ, 
ਤੁਪਕ _ਦਾ ਨਾਮ _ ਸਮਝ __ਲਵੋ।੧00੧। 


੫੫0 


ਸੀ _ਦਸਮ-ਗ੍ਰੰਥ _ਸਾਹਿਬ 


ਤਮ ਅਰਿ ਭਗਣਾਣਨਿ ਪਦ ਪ੍ਰਿਥਮ ਕਹੀਜੀਐ। 
ਸੁਤ ਚਰ ਕਹਿ ਪਤਿ ਸਬਦ ਅੰਤਿ ਤਿਹੁ ਦੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨੀਐ। 
ਹੋ _ਸਕਲ ਤੁਪਕ ਕੇ ਨਾਮ ਸੁਬੁਧਿ ਪੁਰਮਾਨੀਐ। _੧00੨। 
ਚੱਪਣ 
ਤਿਮਰਰਿ ਭਗਣਣਿ ਆਦਿ _ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨੋ। ਸਕਲ ਤੁਕ ਕੇ ਨਾਮ ਪਛਾਨੋ। ੧00੩। 


ਤਿਮਰ ਨਾਸ ਕਰਿ ਭਗਣਨਿ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋ। 
ਸਤ੍ੂ ਸਬਦ ਕੋ ਬਹੁਰਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੧00੪। 
ਤਿਮਰ _ਰਦਨ _ਭਗਣਨੀ ਬਖਾਨੋ। ਸੁਤ ਚਰ ਕਹਿ ਨਾਇਕ ਪਦ ਠਾਨੋ। 
ਸਤ੍ਹ ਸਬਦ ਕਹੁ ਬਹੁਰਿ ਭਣੀਜੈ। ਨਾਮ ਤੁਪਕ ਕੇ ਸਭ ਲਹਿ ਲੀਜੈ। ੧00੫। 


ਤਿਮਰ ਉਚਰਿ ਹਾ ਭਗਣ _ਬਖਾਨਹੁ। ਸੁਤ ਚਰ ਕਹਿ ਪਤਿ ਸਬਦ ਪੁਮਾਨਹੁ। 
ਸਤ੍ਹ ਸਬਦ ਤਿਹ ਅੰਤਿ ਭਣੀਜੈ। ਨਾਮ ਤੁਪਕ ਕੇ ਸਭ _ਲਹਿ ਲੀਜੈ। ੧00੬। 


ਤਿਮਰ _ਨਿਕੰਦਨਿ ਆਦਿ _ਉਚਰੀਐ। _ਭਗਣਿਨਿ ਸੁਤ ਚਰ ਪੁਨਿ ਪਤਿ _ਧਰੀਐ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਕਲ ਤੁਪਕ ਕੇ ਨਾਮ ਪ੍ਰਮਾਨਹੁ। ੧00੭। 


ਤਿਮਰਮੰਦ ਭਗਣਿਨੀ ਭਣਿਜੈ। ਸੁਤ ਚਰ ਕਹਿ ਪਤਿ ਸਬਦ _ਧਰਿਜੈ। 
ਸਤ੍ਹ ਸਬਦ ਤਿਹ ਅੰਤਿ _ਬਖਾਨਹੁ। ਸਕਲ ਤੁਪਕ ਕੇ ਨਾਮ _ਅਨੁਮਾਨਹੁ। ੧00੮। 


ਤਿਮਰਯਾਂਤ ਕਹਿ _ਭਗਣਿਨਿ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਨਾਮ ਤੁਪਕ ਕੇ ਸਕਲ ਪ੍ਰਮਾਨਹੁ। ੧00੯। 


੭%/ਤਲ 


ਤਿਮਰ ਨਾਸ _ਕਰਿ _ਭਗਣਿਨਿ ਆਦਿ _ਬਖਾਨੀਐ। 
ਸੁਤ ਚਰ ਕਹਿ ਕਰ ਨਾਥ ਸਬਦ ਕਹੁ __ਠਾਨੀਐ। 
ਰਿਪੁ ਪਦ ਕੋ ਤਾ ਕੇ ਪੁਨਿ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ _ਸੁਬੁਧਿ ਬਿਚਾਰੀਐ। _੧0੧0। 


ਉਡਗਰਾਜ ਕਹਿ _ਭਗਣਿਨਿ ਆਦਿ _ਬਖਾਨੀਐ। 
ਸੁਤ ਚਰ ਕਹਿ ਕੇ ਨਾਥ ਸਬਦ ਕਹੁ _ਠਾਨੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਉਚਾਰੀਐ। 


੮ 


ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ। _੧0੧੧। 


ਸਸਤੁ _ਨਾਮ _ਮਾਲਾ ਪਪ੧ 


ਪਹਿਲਾਂ “ਤਮ _ਅਰਿ _ਭਗਣਾਣਨਿ” ਪਦ _ਕਹੋ। (ਫਿਰ) ਸੁਤ ਚਰ ਪਤਿ” ਸ਼ਬਦ ਅੰਤ 
ਉਤੇ ਕਹੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ 
ਦਾ ਨਾਮ ਸਮਝ _ਲਣ।੧00੨। 


ਚੱਪਣ? 

ਪਹਿਲਾਂ _“ਤਿਮਰਰਿ _ਭਗਣਣਿ” (ਸ਼ਬਦ) ਕਹੋ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ 'ਸਤ੍` ਸ਼ਬਦ _ਕਥਨ _ਕਰੋਂ। _(ਇਸ _ਨੂੰ) ਸਭ ਤੁਪਕ _ਦਾ ਨਾਮ 
ਪਛਾਣੌ।੧00੩। 

ਪਹਿਲਾਂ “ਤਿਮਰ ਨਾਸ ਕਰਿ _ਭਗਣਨਿ” ਕਹੋ। (ਫਿਰ) 'ਸੁਤ ਚਰ ਨਾਇਕ” ਪਦ ਜੋੜੋ। 
ਮਗਰੋਂ _ 'ਸਤ੍ਰ` ਸ਼ਬਦ ਬਖਾਨ _ਕਰੋ। _(ਇਸ _ਨੂੰ) ਸਭ _ਤੁਪਕ ਦੇ ਨਾਮ _ਸਮਝੋ।੧008। 

ਪਹਿਲਾਂ _“ਤਿਮਰ _ਰਦਨ (ਨਸ਼ਟ ਕਰਨ ਵਾਲਾ) _ਭਗਣਨੀ” ਕਥਨ _ਕਰੋ। (ਫਿਰ) 'ਸੁਤ 
ਚਰ ਨਾਇਕ” ਪਦ ਜੋੜੋ। ਮਗਰੋਂ 'ਸਤ੍ਹ` ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ _ਲਵੋ। _੧00੫। 

ਪਹਿਲਾਂ “ਤਿਮਰ ਹਾ ਭਗਣਿ” (ਸ਼ਬਦ) ਉਚਾਰੋ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਹ` ਪਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।੧00੬। 

ਪਹਿਲਾਂ _“ਤਿਮਰ _ਨਿਕੰਦਨਿ” (ਸ਼ਬਦ) ਉਚਾਰੋ। ਫਿਰ 'ਭਗਣਿਨਿ ਸੁਤ ਚਰ ਪਤਿ? ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਪਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ 
ਲਵੇਂ।੧0072। 

ਪਹਿਲਾਂ _“ਤਿਮਰ ਮੰਦ (ਹਨੇਰੇ ਨੂੰ ਘਟਾਉਣ ਵਾਲਾ) _ਭਗਣਿਨੀ” (ਸ਼ਬਦ) ਕਹੋਂ। (ਫਿਰ) 
'ਸੁਤ ਚਰ ਪਤਿ” ਸ਼ਬਦ ਜੋੜੋ। ਉਸ ਦੇ ਅੰਤ ਵਿਚ 'ਸਤ੍ਹ` ਪਦ ਕਥਨ ਕਰੋ। (ਇਸ ਨੂੰ) ਸਭ 
ਤੁਪਕ _ਦਾ _ਨਾਮ _ ਅਨੁਮਾਨ _ ਕਰੋ।੧00੮। 

ਪਹਿਲਾਂ _“ਤਿਮਰਯਾਂਤ _ਭਗਣਿਨਿ” ਕਥਨ _ਕਰੋ। (ਫਿਰ) ਸੁਤ ਚਰ ਨਾਇਕ” ਪਦ ਜੋੜੋ। 
ਉਸ ਦੇ ਅੰਤ ਵਿਚ 'ਸਤ੍` ਸ਼ਬਦ _ਬਖਾਨ _ਕਰੋ। _(ਇਸ ਨੂੰ) ਸਭ ਤੁਪਕ _ਦਾ _ਨਾਮ 
ਸਮਝ।੧00੯। 


੭#%/ਤਲ 


ਪਹਿਲਾਂ _“ਤਿਮਰ ਨਾਸ ਕਰਿ _ਭਗਣਿਨਿ” (ਸ਼ਬਦ) ਕਹੋ। (ਫਿਰ) ਸੁਤ ਚਰ ਨਾਥ” ਸ਼ਬਦ 
ਜੋੜੋ। ਫਿਰ ਉਸ ਦੇ ਅੰਤ ਉਤੇ 'ਰਿਪੁ” ਪਦ ਦਾ ਉਚਾਰਨ ਕਰੋਂ। (ਇਸ ਨੂੰ) ਸਭ ਬੁੱਧੀਮਾਨ ਲੋਗ 
ਤੁਪਕ _ਦਾ _ਨਾਮ _ ਸਮਝਣ।੧0੧0। 


ਪਹਿਲਾਂ _“ਉਡਗ (ਤਾਰੇ) ਰਾਜ _ਭਗਣਿਨਿ” (ਸ਼ਬਦ) ਕਹੋਂ। (ਫਿਰ) _'ਸੁਤ ਚਰ ਨਾਥ? 
ਸ਼ਬਦ ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਭ ਮਿਤਰ ਤੁਪਕ ਦਾ 
ਨਾਮ _ਸਮਝਣ।੧0੧੧। 


੫੫੨ 


ਚੱਪਣ 
ਉਡਗਿਸ ਕਹਿ _ਭਗਣਿਨੀ _ਭਣਿਜੈ। ਸੁਤ ਚਰ ਕਹਿ ਨਾਇਕ ਪਦ ਦਿਜੈ। 
ਅਰਿ ਪਦ ਤਾ ਕੇ ਅੰਤਿ ਬਖਾਨਹੁ। ਨਾਮ ਤੁਪਕ ਕੇ ਸਭ ਜੀਅ ਜਾਨਹੁ। ੧0੧੨। 


ਉਡਗ ਨਾਥ ਕਹਿ ਭਗਣਿ ਉਚਾਰੋ। ਸੁਤ ਚਰ ਕਹਿ ਪਤਿ ਪਦ ਕਹੁ _ਡਾਰੋਂ। 
ਰਿਪੁ ਪਦ ਤਾ ਕੇ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਜੀਅ ਜਾਨਹੁ। ੧0੧੩। 


ਉਡਗ ਨ੍ਰਿਪਤਿ ਕਹਿ _ਭਗਣਿਨੀ _ਭਣੀਜੈ। ਸੁਤ ਚਰ ਕਹਿ ਨਾਇਕ ਪਦ ਦੀਜੈ। 
ਅਰਿ ਪਦ ਤਾ ਕੇ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੧0੧੪। 


ਉਡਗ ਨ੍ਰਿਪਤਿ ਕਹਿ ਭਗਣਿ ਭਣੀਜੈ। ਸੁਤ ਚਰ ਕਹਿ ਨਾਇਕ ਪਦ ਦੀਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੧0੧੫। 


੭%7ੜਾਲ਼ 
ਉਡਗਏਸ _ਭਗਣਿਨਿ ਸਬਦਾਦਿ ਬਖਾਨੀਐ। 
ਸੁਤ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ। 
ਸਤ੍ਹ ਸਬਦ ਕੋ_ਤਾ ਕੇ ਅੰਤਿ ਉਚਾਰੀਐ। 
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਧਾਰੀਐ। _੧0੧੬। 


ਉਡਪਤਿ _ਭਗਣਿਨਿ ਆਦਿ ਉਚਾਰਨ _ਕੀਜੀਐ। 
ਸੁਤ ਚਰ ਕਹਿ ਕਰ ਨਾਥ ਸਬਦ ਕੋ _ਦੀਜੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 


੮ 


ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ। ੧0੧੭। 
ਚੱਪਣ 

ਉਡਗ ਭੂਪਣੀ ਭੂਪਿ ਬਖਾਨੋ। ਸੁਤ ਚਰ ਕਹਿ ਨਾਇਕ ਪਦ ਠਾਨੋ। 

ਸਤ੍ਹ ਸਬਦ ਕਹੁ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ _ਲਿਜੈ। ੧0੧੮। 
ਤਾਰਾਪਤਿ ਕਹਿ ਭਗਣਿਨਿ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋ। 

ਸਤ੍ਹ ਸਬਦ ਕਹੁ ਬਹੁਰਿ ਉਚਾਰਹੁ। ਸਭ ਸ੍ਰੀ ਨਾਮ ਤੁਪਕ ਜੀਅ ਧਾਰਹੁ। ੧0੧੯। 
ਤਾਰੇਸਰ ਕਹਿ _ਭਗਣਿ ਉਚਾਰੋਂ। ਸੁਤ ਚਰ ਕਹਿ ਨਾਇਕ ਪਦ ਡਾਰੋਂ। 

ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ _ਜਾਨਹੁ। ੧0੨0। 


ਤਾਰਾਲਯਇਸ _ਭਗਣਿ _ਬਖਾਨੋ। ਸੁਤ ਚਰ _ਕਹਿ _ਪਤਿ ਸਬਦ ਪ੍ਰਮਾਨੋ। 
ਤਾ ਕੇ ਅੰਤਿ ਸਤ੍ਹ ਪਦ ਕਹੀਐ। ਸਭ ਸ੍ਰੀ ਨਾਮ ਤੁਪਕ ਕੇ ਲਹੀਐ। ੧0੨੧। 


ਸਸੜੁ ਨਾਮ ਮਾਲਾ ੫੫੩ 


ਚੱਪਣ? 

ਪਹਿਲਾਂ “ਉਡਗਿਸ ਭਗਣਿਨੀ” ਪਦ ਕਹੋ। (ਫਿਰ) 'ਸੁਤ ਚਰ ਨਾਇਕ” ਪਦ ਜੋੜੋ। ਉਸ 
ਦੇ ਅੰਤ ਉਤੇ _“ਅਰਿ` ਪਦ _ਕਥਨ _ਕਰੋਂ। (ਇਸ ਨੂੰ) ਸਭ ਤੁਪਕ ਦਾ _ਨਾਮ _ਸਮਝੋ।੧0੧੨। 

ਪਹਿਲਾਂ “ਉਡਗ ਨਾਥ _ਭਗਣਿ” (ਸ਼ਬਦ) ਉਚਾਰੋ। (ਫਿਰ) 'ਸੁਤ ਚਰ ਪਤਿ” ਪਦ ਨੂੰ 
ਜੋੜੋ। ਉਸ ਦੇ ਅੰਤ ਉਤੇ 'ਰਿਪੁ” ਪਦ ਕਥਨ ਕਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ 
ਨਾਮ _ ਸਮਝੋਂ ।੧0੧੩। 

ਪਹਿਲਾਂ “ਉਡਗ _ਨ੍ਰਿਪਤਿ ਭਗਣਿਨੀ” (ਸ਼ਬਦ) ਕਥਨ ਕਰੋ। (ਫਿਰ) 'ਸੁਤ ਚਰ ਨਾਇਕ” 
ਪਦ ਨੂੰ ਜੋੜੋ। ਉਸ ਦੇ ਅੰਤ ਵਿਚ 'ਅਰਿ” ਪਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੇ ।੧0੧੪। 

ਪਹਿਲਾਂ _“ਉਡਗ ਨ੍ਰਿਪਤਿ _ਭਗਣਿ” (ਸ਼ਬਦ) _ਕਹੋ। (ਫਿਰ) ਸੁਤ ਚਰ ਨਾਇਕ” _ਪਦ 
ਨੂੰ ਜੋੜੋ। (ਮਗਰੋਂ) ਉਸ ਦੇ ਅੰਤ ਉਤੇ 'ਸਤ੍` ਸ਼ਬਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦੇ 


ਨਾਮ _ਸਮਝੋਂ ।੧0੧੫। 


੭%/ਤਲ 


ਪਹਿਲਾਂ _“ਉਡਗਏਸ _ਭਗਣਿਨਿ” ਸ਼ਬਦ ਕਥਨ _ਕਰੋਂ। (ਫਿਰ) ਸੁਤ ਚਰ ਨਾਥ” ਸ਼ਬਦ 
ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਹ' ਸ਼ਬਦ ਉਚਾਰੋ। (ਇਸ ਨੂੰ) ਸਭ ਬੁੱਧੀਮਾਨ ਚਿਤ ਵਿਚ ਤੁਪਕ 
ਦਾ ਨਾਮ _ਸਮਝਣ।੧0੧੬। 


ਪਹਿਲਾਂ _“ਉਡਪਤਿ _ਭਗਣਿਨਿ” (ਸ਼ਬਦ) ਦਾ ਉਚਾਰਨ _ਕਰੋ। (ਫਿਰ) ਸੁਤ ਚਰ ਨਾਥ? 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ' ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਪ੍ਰਬੀਨ ਤੁਪਕ 
ਦਾ ਨਾਮ _ ਸਮਝਣ।੧0੧੭। 


ਚੱ ਪਾਣ? 

ਪਹਿਲਾਂ _“ਉਡਗ _ਭੂਪਣੀ ਭੂਪਿ” ਕਥਨ _ਕਰੋ। _ਫਿਰ _'ਸਤੁ _ਚਰ ਨਾਇਕ” _ਪਦ ਜੋੜੋ। 
ਮਗਰੋਂ _'ਸਤ੍ਹ` ਸ਼ਬਦ ਨੂੰ _ਉਚਾਰੋ। (ਇਸ ਨੂੰ) ਸਭ _ਤੁਪਕ ਦਾ ਨਾਮ _ਸਮਝੋ।੧0੧੮। 

ਪਹਿਲਾਂ _'ਤਾਰਾਪਤਿ _ਭਗਣਿਨਿ” ਕਥਨ _ਕਰੋਂ। (ਫਿਰ) “ਸੁਤ ਚਰ ਨਾਇਕ” ਪਦ ਰਖੋ। 
ਮਗਰੋਂ _'ਸਤ੍ਹ` ਸ਼ਬਦ ਨੂੰ ਉਚਾਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ। ੧0੧੯। 

(ਪਹਿਲਾਂ) _'ਤਾਰੇਸਰ _ਭਗਣਿ” (ਸ਼ਬਦ) ਉਚਾਰਨ _ਕਰੋਂ। (ਫਿਰ) 'ਸੁਤ ਚਰ ਨਾਇਕ?” 
ਪਦ _ਜੋੜੋ। _ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ _ਕਹੋ। _(ਇਸ _ਨੂੰ) ਸਭ ਤੁਪਕ _ਦਾ ਨਾਮ 
ਸਮਝੌ।੧0੨0। 

(ਪਹਿਲਾਂ) _“ਤਾਰਾਲਯਇਸ _ ਭਗਣਿ” ਸ਼ਬਦ _ਕਥਨ _ਕਰੋ। _(ਫਿਰ) _'ਸੁਤ ਚਰ ਪਤਿ? 
ਸ਼ਬਦ ਜੋੜੋ। ਉਸ _ਦੇ ਅੰਤ ਉਤੇ 'ਸਤ੍ਹ” ਪਦ _ਉਚਾਰੋ। (ਇਸ ਨੂੰ) ਸਭ _ਤੁਪਕ ਦਾ ਨਾਮ 
ਮਨੋਂ ।੧0੨੧। 


੫੫੪ 


ਤਾਰਾ ਗ੍ਰਿਹਣਿਸ ਭਗਣੀ ਆਦਿ _ਬਖਾਨੀਐ। 

ਸੁਤ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਹਿ ਦੀਜੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਲਹਿ _ਲੀਜੀਐ। _੧0੨੨। 
ਉਡਗ _ਨਿਕੇਤਿਸ _ਭਗਨੀ ਆਦਿ _ਭਣੀਜੀਐ। 

ਸੁਤ ਚਰ ਕਹਿ ਕਰ ਨਾਥ ਬਹੁਰਿ ਪਦ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ। _੧0੨੩। 

ਉਡਗ _ਨਾਥ _ਭਗਣਿਨੀ ਪ੍ਰਿਥਮ ਪਦ _ਭਾਖੀਐ। 

ਸੁਤੁ ਚਰ ਕਹਿ ਕਰਿ ਨਾਥ ਬਹੁਰਿ ਪਦ ਰਾਖੀਐ। 

ਸਤ੍ਹ ਸਬਦ ਕੋ ਤਾ ਕੈ ਅੰਤਿ ਬਖਾਨੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਹਿਚਾਨੀਐ। _੧0੨੪। 
ਉਡਗਏਸਰ ਭਗਣਿਨਿ ਸਬਦਾਦਿ ਉਚਾਰੀਐ। 

ਸੁਤ ਚਰ ਕਹਿ ਕਰਿ ਨਾਥ ਸਬਦ ਦੈ ਡਾਰੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਭਣੀਜੀਐ। 

ਹੋ ਸਕਲ ਤੁਪਕ ਕੇ ਨਾਮ ਸੁ ਕਬਿ ਲਹਿ _ਲੀਜੀਐ। ੧0੨੫। 
ਉਡਗ _ਏਸਰ ਭਗਣਿਨਿ ਸਬਦਾਦਿ _ਭਣੀਜੀਐ। 

ਸੁਤ ਚਰ ਕਹਿ ਕਰ ਨਾਥ ਸਬਦ ਕੋ _ਦੀਜੀਐ। 

ਸਤ੍ਹ ਸਬਦ ਕਹੋ ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਧਾਰੀਐ। _੧0੨੬। 


ਚੱਪਣ 
ਉਡਗਾਸ੍ੈ ਭਗਣਿਨੀ ਬਖਾਨੋ। ਸੁਤ ਚਰ ਕਹਿ ਨਾਇਕ ਪਦ _ਠਾਨੋ। 
ਸਤ੍ਹ ਸਬਦ ਤਿਹ ਅਤਿ ਉਚਰੀਐ। _ਸਭ ਸ੍ਰੀ ਨਾਮ ਤੁਪਕ ਜੀਅ ਧਰੀਐ। ੧0੨੭। 


ਰਿਖਿਜ ਭਗਣਿਨੀ ਆਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੧0੨੮। 


ਮੁਨਿਜ ਭਗਣਿਨੀ ਆਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ ਸਬਦ ਤਿਹ ਅੰਤਿ ਉਚਾਰਹੁ। ਨਾਮ ਤੁਪਕ ਕੇ ਹ੍ਿਦੈ ਬਿਚਾਰਹੁ। ੧0੨੯। 


ਬ੍ਰਿਤਿ ਉਤਮਜ _ਭਗਣਿਨੀ ਭਾਖੋ। ਸੁਤ ਚਰ ਕਹਿ ਨਾਇਕ ਪਦ ਰਾਖੋਂ। 
ਸਤ੍ਹ ਸਬਦ ਤਿਹ ਅੰਤਿ ਸੁ ਕਹੀਐ। ਸਕਲ ਤੁਪਕ ਕੇ ਨਾਮਨ ਲਹੀਐ। _੧0੩0। 


ਸਸੜ ਨਾਮ ਮਾਲਾ ੫੫੫ 
੭%/ਤਲ 


ਪਹਿਲਾਂ _'ਤਾਰਾ ਗ੍ਰਿਹਿਣਿਸ ਭਗਣੀ” (ਸ਼ਬਦ) ਕਥਨ _ਕਰੋ। (ਫਿਰ) “ਸਤ ਚਰ ਨਾਥ” 
ਸ਼ਬਦ ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਪਦ ਦਾ ਉਚਾਰਨ ਕਰੋ। ਇਸ ਨੂੰ ਬੁੱਧੀਮਾਨੋ, ਤੁਪਕ 
ਦਾ ਨਾਮ _ ਸਮਝ __ਲਵੋ।੧0੨੨। 


ਪਹਿਲਾਂ _“ਉਡੁਗ _ਨਿਕੇਤਿਸ _ਭਗਨੀ” ਸ਼ਬਦ _ਦਾ ਕਥਨ _ਕਰੋ। ਫਿਰ _'ਸੁਤ ਚਰ ਨਾਥ? 
ਪਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ 
ਦਾ ਨਾਮ _ ਸਮਝ _ ਲੈਣ।੧0੨੩। 


ਪਹਿਲਾਂ “ਉਡੁਗ ਨਾਥ _ਭਗਣਿਨੀ” ਪਦ ਦਾ ਕਥਨ ਕਰੋਂ। ਫਿਰ 'ਸੁਤ ਚਰ ਨਾਥ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਦਾ ਉਚਾਰਨ ਕਰੋ। (ਇਸ ਨੂੰ) ਸਭ ਬੁੱਧੀਮਾਨ ਤੁਪਕ 
ਦਾ ਨਾਮ _ ਸਮਝੋਂ।੧0੨੪। 


ਪਹਿਲਾਂ _“ਉਡੁਗ _ਏਸਰ _ ਭਗਣਿਨੀ” _ਸ਼ਬਦ _ਕਥਨ _ਕਰੋ। _(ਫਿਰ) _'ਸੁਤ _ਚਰਨਾਥ? 
ਸ਼ਬਦ _ਜੋੜੋ। _ਉਸ ਦੇ ਅੰਤ ਉਤੇ 'ਸਤ੍ਰ” ਸ਼ਬਦ _ਉਚਾਰੋ। _ਇਸ ਨੂੰ) _ਸੁਕਵੀ _ਤੁਪਕ _ਦਾ 
ਨਾਮ _ ਸਮਝੋਂ।੧0੨੫। 


ਪਹਿਲਾਂ _'ਉਡੁਗ _ਏਸਰ _ਭਗਣਿਨਿ” ਸ਼ਬਦ _ਉਚਾਰੋ। (ਫਿਰ) ਸੁਤ ਚਰ ਨਾਥ” ਸ਼ਬਦ 
ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਥਨ ਕਰੋਂ। (ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ 
ਨਾਮ _ਸਮਝਣ। _ ੧0੨੬। 


(ਪਹਿਲਾਂ) _“ਉਡਗਾਸੈੈ _ਭਗਣਿਨੀ` (ਸ਼ਬਦ) ਕਥਨ _ਕਰੋ। _(ਫਿਰ) ਸੁਤ ਚਰ ਨਾਇਕ” 
ਪਦ ਨੂੰ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ 
ਲਵੇ ।੧0੨੭। 

ਪਹਿਲਾਂ _(ਚੰਦੂਮਾ) _ਭਗਣਿਨੀ” ਕਥਨ _ਕਰੋ। _(ਫਿਰ) 'ਸੁਤ ਚਰ _ਪਤਿ” ਸ਼ਬਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਹ` ਪਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ੧0੨੮। 

ਪਹਿਲਾਂ 'ਮੁਨਿਜ (ਚੰਦੂਮਾ) ਭਗਣਿਨੀ” (ਸ਼ਬਦ) ਕਥਨ ਕਰੋਂ। (ਫਿਰ) ਸੁਤ ਚਰ ਪਤਿ” 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ 
ਨਾਮ _ ਸਮਝੋ ।੧0੨੯। 

(ਪਹਿਲਾਂ) 'ਬ੍ਰਿਤਿ ਉਤਮਜ _(ਚੰਦੂਮਾ) _ਭਗਣਿਨੀ” ਸ਼ਬਦ _ਕਥਨ _ਕਰੋ। _(ਫਿਰ) 'ਸੁਤ 
ਚਰ ਨਾਇਕ' ਪਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ ਕਹੋ। (ਇਸ ਨੂੰ) ਸਾਰੇ ਤੁਪਕ ਦਾ 
ਨਾਮ _ਜਾਣੋ।੧0੩0। 


੫੫੬ 


ਸੀ _ਦਸਮ-ਗ੍ਰੰਥ _ਸਾਹਿਬ 


ਤਪਿਸ ਉਚਰਿ _ਭਗਣਿਨੀ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਤਾ ਕੇ ਅੰਤਿ ਸਤ੍ਹ ਪਦ ਠਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੧0੩੧। 


ਕਸਿਪ ਸੁਤ ਕਹਿ ਭਗਣਿਨਿ ਭਾਖੀਐ। ਸੁਤ ਚਰ ਕਹਿ ਨਾਇਕ ਪਦ ਰਾਖੀਐ। 
ਸਤ੍ਹ ਸਬਦ ਤਿਹ ਅੰਤਿ ਉਚਰੀਐ। ਨਾਮ ਤੁਪਕ ਕੇ ਸਭ ਜੀਅ ਧਰੀਐ। ੧0੩੨। 


ਜਵਨ ਕਰਣ _ਭਗਣਿਨੀ ਬਖਾਨਹੁ। ਸੁਤ ਚਰ _ਕਹਿ ਪਤਿ ਸਬਦ ਪ੍ਰਮਾਨਹੁ। 
ਤਾ ਕੇ ਅੰਤਿ ਸੜ੍ਹ ਪਦ ਦੀਜੈ। ਨਾਮ ਤੁਪਕ ਕੇ ਸਭ ਲਹਿ ਲੀਜੈ। ੧0੩੩। 


ਕ੍ਰਿਸਨਿਨਿ ਆਦਿ _ਬਖਾਨਨ _ਕੀਜੈ। ਸੁਤ ਚਰ _ਕਹਿ ਪਤਿ ਸਬਦ _ਧਰੀਜੈ। 
ਰਿਪੁ ਪਦ ਤਾ ਕੇ ਅੰਤਿ ਬਖਾਨਹੁ। ਨਾਮ ਤੁਪਕ ਕੇ ਸਭ _ਅਨੁਮਾਨਹੁ। ੧0੩੪। 


ਸਿਆਮ ਮੂਰਤਿਨਿਨਿ ਆਦਿ ਭਣਿਜੈ। ਸੁਤ ਚਰ ਕਹਿ ਪਤਿ ਸਬਦ ਧਰਿਜੈ। 
ਸਤ੍ਹ ਸਬਦ ਤਿਹ ਅੰਤਿ _ਬਖਾਨਹੁ। ਸਭ ਸ੍ਰੀ ਨਾਮ ਤੁਪਕ ਅਨੁਮਾਨਹੁ। _੧0੩੫। 


ਪੁਥਮ _ਤਪਤਿਨੀ ਸਬਦ _ਉਚਰੀਐ। ਸੁਤ ਚਰ ਕਹਿ ਨਾਇਕ ਪਦ ਧਰੀਐ। 
ਸਤ੍ਹ ਸਬਦ ਤਿਹ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੧0੩੬। 


ਸੂਰਜ ਪੁਤ੍ਰਿਕਾ ਆਦਿ ਭਣਿਜੈ। ਸੁਤ ਚਰ ਕਹਿ ਨਾਇਕ ਪਦ ਦਿਜੈ। 
ਸਤ੍ਹ ਸਬਦ ਤਿਹ ਅੰਤਿ ਉਚਾਰਹੁ। ਸਭ ਸ੍ਰੀ _ਨਾਮ ਤੁਪਕ ਜੀਅ ਧਾਰਹੁ। ੧0੩੭। 


ਸੂਰਜ ਆਤਮਜਾ ਆਦਿ ਭਣੀਜੈ। ਸੁਤ ਚਰ ਕਹਿ ਪਤਿ ਸਬਦ ਧਰੀਜੈ। 
ਸਤ੍ਹ ਸਬਦ ਤਿਹ ਅੰਤਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੧0੩੮। 


ਆਦਿ ਮਾਨਨੀ ਸਬਦ ਉਚਾਰੋ। ਸੁਤ ਚਰ ਕਹਿ ਪਤਿ ਪਦ ਦੇ ਡਾਰੋ। 
ਅਰਿ ਪਦ ਤਾ ਕੇ ਅੰਤਿ ਉਚਰੀਐ। ਨਾਮ ਤੁਪਕ ਕੇ ਸਕਲ _ਬਿਚਰੀਐ। ੧0੩੯। 


ਅਭਿਮਾਨਿਨੀ ਪਦਾਦਿ _ਭਣਿਜੈ। ਸੁਤ ਚਰ ਕਹਿ ਪਤਿ ਸਬਦ _ਧਰਿਜੈ। 
ਅਰਿ ਪਦ ਤਾ ਕੇ ਅੰਤਿ ਬਖਾਨਹੁ। ਸਭ ਸ੍ਰੀ _ ਨਾਮ ਤੁਪਕ ਕੇ ਮਾਨਹੁ। ੧080। 


ਪ੍ਰਥਮ ਸਮਯਣੀ ਸਬਦ ਉਚਾਰੋ। ਸੁਤ ਚਰ ਕਹਿ ਨਾਇਕ ਪਦ ਡਾਰੋ। 
ਸਤ੍ਹ ਸਬਦ ਕੋ ਬਹੁਰਿ ਕਹਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੧0੪੧। 


ਗਰਬਿਣਿ ਆਦਿ ਉਚਾਰਨ ਕੀਜੈ। ਸੁਤ ਚਰ ਕਹਿ ਨਾਇਕ ਪਦ ਦੀਜੈ। 
ਅਰਿ ਪਦ ਤਾ ਕੇ ਅੰਤਿ ਉਚਾਰਹੁ। ਨਾਮ ਤੁਪਕ ਕੇ ਸਕਲ _ਬਿਚਾਰਹੁ। ੧0੪੨। 


ਸਸੜ ਨਾਮ ਮਾਲਾ ੫੫੭ 


ਪਹਿਲਾਂ _'ਤਪਿਜ _(ਚੰਦੂਮਾ) _ਭਗਣਿਨੀ” (ਸ਼ਬਦ) _ਉਚਾਰੋ। _(ਫਿਰ) 'ਸੁਤ ਚਰ ਪਤਿ” 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ।੧0੩੧। 

ਪਹਿਲਾਂ _“ਕਸਿਪ ਸੁਤ ਭਗਣਿਨਿ” ਕਥਨ _ਕਰੋ। (ਫਿਰ) ਸੁਤ ਚਰ ਨਾਇਕ” ਪਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਰ` ਸ਼ਬਦ ਉਚਾਰੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ 
ਲਵੇ ।੧0੩੨। 


੮ 


ਪਹਿਲਾਂ “ਜਵਨ ਕਰਣ (ਚੰਦੂਮਾ) ਭਗਣਿਨੀ” (ਸ਼ਬਦ) ਕਥਨ _ਕਰੋ। (ਫਿਰ) 'ਸੁਤ ਚਰ 
ਪਤਿ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰ' ਪਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ _ਲਵੇਂ।੧0੩੩। 

ਪਹਿਲਾਂ _'ਕ੍ਰਿਸਨਿਨਿ” (ਕਾਲੇ ਪਾਣੀ ਵਾਲੀ _ਨਦੀ ਜਮਨਾ) (ਸ਼ਬਦ) ਦਾ ਬਖਾਨ ਕਰੋ 
(ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਰਿਪੁ”` ਪਦ ਕਥਨ ਕਰੋ। (ਇਸਨੂੰ) 
ਸਭ ਤੁਪਕ _ਦਾ _ਨਾਮ _ਅਨੁਮਾਨ _ਕਰੋ। _੧0੩੪। 

ਪਹਿਲਾਂ _“ਸਿਆਮ _ਪੂਰਤਿਨਿਨਿ” (ਜਮਨਾ ਨਦੀ) ਕਥਨ ਕਰੋ। (ਫਿਰ) 'ਸੁਤ ਚਰ ਪਤਿ” 
ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ _ ਲਵੋ ।੧0੩੫। 

ਪਹਿਲਾਂ _“ਤਪਤਿਨੀ” (ਜਮਨਾ ਨਦੀ) ਸ਼ਬਦ _ਉਚਾਰੋ। _(ਫਿਰ) ਸੁਤ ਚਰ ਨਾਇਕ” _ਪਦ 
ਜੋੜੋ। ਉਸ ਤੇ ਅੰਤ ਉਤੇ 'ਸਤ੍ਰ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ 
ਲਵੇ ।੧0੩੬। 

ਪਹਿਲਾਂ ਸੂਰਜ ਪੁਤ੍ਰਿਕਾ` (ਸ਼ਬਦ) _ਕਹੋਂ। _(ਫਿਰ) _'ਸੁਤ ਚਰ ਨਾਇਕ” _ਪਦ ਜੋੜੋ। 
ਉਸ ਦੇ ਅੰਤ ਉਤੇ 'ਸਤ੍ਰ' ਸ਼ਬਦ _ਕਥਨ _ਕਰੋ। _(ਇਸ ਨੂੰ) ਸਭ ਮਨ ਵਿਚ ਤੁਪਕ ਦਾ 
ਨਾਮ _ਸਮਝ ਲਵੋ ।੧0੩੭। 

ਪਹਿਲਾਂ “ਸੂਰਜ _ਆਤਮਜਾ” (ਸ਼ਬਦ) ਕਥਨ _ਕਰੋ। (ਫਿਰ) 'ਸੁਤ ਚਰ ਪਤਿ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਦਾ ਉਚਾਰਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੇ।੧0੩੮। 

ਪਹਿਲਾਂ _'ਮਾਨਨੀ” _(ਆਫਰੀ ਹੋਈ ਨਦੀ) ਸ਼ਬਦ _ਉਚਾਰੋ। (ਫਿਰ) 'ਸੁਤ ਚਰ _ਪਤਿ” 
ਸ਼ਬਦ ਜੋੜੋਂ। ਉਸ ਦੇ ਅੰਤ ਵਿਚ _'ਅਰਿ” ਪਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਵਿਚਾਰੋ। _੧0੩੯। 

ਪਹਿਲਾਂ ਅਭਿਮਾਨਿਨੀ” ਸ਼ਬਦ ਕਥਨ ਕਰੋਂ। (ਫਿਰ) 'ਸੁਤ ਚਰ ਪਤਿ” ਸ਼ਬਦ ਜੋੜੋ। ਉਸ 
ਦੇ ਅੰਤ ਉਤੇ 'ਅਰਿ ਪਦ” ਉਚਾਰੋ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ।੧080। 

ਪਹਿਲਾਂ _“ਸਮਯਣੀ” (ਆਫਰ _ਕੇ _ਕੈਢੇ _ਢਾਉਣ ਵਾਲੀ ਨਦੀ) ਸ਼ਬਦ _ਉਚਾਰਨ _ਕਰੋ। 
(ਫਿਰ) 'ਸੁਤ ਚਰ ਨਾਇਕ” ਪਦ ਨੂੰ ਜੋੜੋ। ਮਗਰੋਂ 'ਸਤ੍ਹ` ਸ਼ਬਦ ਕਥਨ ਕਰੋ। (ਇਸ ਨੂੰ) ਸਭ 
ਤੁਪਕ _ਦਾ _ਨਾਮ _ ਸਮਝ __ਲਵੋ।੧08੧। 

ਪਹਿਲਾਂ _“ਗਰਬਿਣਿ” (ਸ਼ਬਦ) _ਦਾ ਉਚਾਰਨ _ਕਰੋਂ। (ਫਿਰ) ਸੁਤ _ਚਰਨਾਇਕ” ਸ਼ਬਦ 
ਜੋੜੋ। ਉਸ ਦੇ ਅੰਤ ਉਤੇ 'ਅਰਿ” ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ।੧0੪੨। 


੫੫੮ 


੭%7=ਲ਼ 
ਦੁਪਨਿਨਿ ਮੁਖ ਤੇ ਸਬਦ ਸੁ ਆਦਿ ਉਚਾਰੀਐ। 
ਸੁਤ ਚਰ ਕਹਿ ਕਰ ਨਾਥ ਸਬਦ ਦੇ ਡਾਰੀਐ। 
ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਹਿਚਾਨੀਐ। _੧0੪੩। 
ਜਪਣ 
ਅਹੰਕਾਰਨੀ ਆਦਿ _ਉਚਾਰੋਂ। ਸੁਤ ਚਰ ਕਹਿ ਪਤਿ ਪਦ ਕਹੁ ਡਾਰੋ। 
ਸਤ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਭ ਲਹਿ ਲਿਜੈ। ੧0੪੪। 


ਪੀਅਣੀਣਿ ਆਦਿ ਉਚਾਰਣ ਕੀਜੈ। ਸੁਤ ਚਰ ਕਹਿ ਪਤਿ ਸਬਦ _ਭਣੀਜੈ। 
ਰਿਪੁ ਪਦ ਤਾ ਕੇ ਅੰਤਿ ਬਖਾਣਹੁ। ਸਭ ਸੀ ਨਾਮ ਤੁਪਕ ਕੇ ਜਾਣਹੁ। ੧0੪੫। 


ਦੰਹਰਾ 
ਧਿਖਣੀ ਆਦਿ ਬਖਾਨ ਕੈ ਰਿਪੁ ਪਦ ਅੰਤਿ ਉਚਾਰ। 
ਸਭ ਸ੍ਰੀ ਨਾਮ ਤੁਫੰਗ ਕੇ ਲੀਜਹੁ ਸੁ ਕਬਿ ਸੁ ਧਾਰ। ੧0੪੬। 
ਮੇਧਣਿ ਆਦਿ ਉਚਾਰਿ ਕੈ ਰਿਪੁ ਪਦ ਕਹੀਐ ਅੰਤਿ। 
ਸਭ ਸ੍ਰੀ ਨਾਮ ਤੁਫੰਗ ਕੇ ਨਿਕਸਤ ਚਲੈ ਅਨੰਤ। ੧0੪੭। 
ਸੇਮੁਖਿਨੀ ਸਬਦਾਦਿ ਕਹਿ _ਅਰਿ ਪਦ ਅੰਤਿ ਬਖਾਨ। 
ਸਕਲ ਤੁਪਕ ਕੇ ਨਾਮ ਏ ਲਹਿ ਲੀਜੋ ਬੁਧਿਵਾਨ। ੧08੮। 
ਆਦਿ ਮਨੀਖਨਿ ਸਬਦ ਕਹਿ ਰਿਪੁ ਪਦ ਬਹੁਰਿ _ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੧0੪੯। 
ਬੁਧਨੀ ਆਦਿ ਬਖਾਨ ਕੈ ਅੰਤਿ ਸਬਦ ਅਰਿ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੧0੫0। 
ਚੱਪਣ 
ਭਾਨੀ ਆਦਿ ਬਖਾਨਨ ਕੀਜੈ। _ਰਿਪੁ ਪਦ ਤਾ ਕੇ ਅੰਤਿ ਭਣੀਜੈ। 
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ਯਾ_ਮੈ ਭੇਦ ਕਛੂ ਨਹਿ ਮਾਨਹੁ। ੧0੫੧। 


ਦੰਹਰਾ 
ਆਦਿ ਆਭਾਨੀ ਸਬਦ ਕਹਿ _ਰਿਪੁ ਪਦ ਅੰਤਿ ਬਖਾਨ। 
ਨਾਮ ਸਕਲ ਸੀ ਤੁਪਕ ਕੇ ਲੀਜਹੁ ਸੁ ਕਬਿ ਪਛਾਨ। ੧0੫੨। 


ਸਸੜ੍ _ ਨਾਮ ਮਾਲਾ ੫੫੯ 
੭#/ਤਲ 


ਪਹਿਲਾਂ _'ਦੁਪਨਿਨਿ” (ਹੰਕਾਰੀ ਹੋਈ ਨਦੀ) ਸ਼ਬਦ ਮੁਖ ਤੋਂ ਕਹੋ। (ਫਿਰ) 'ਸੁਤ ਚਰ 
ਨਾਥ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤ੍ਹ' ਸ਼ਬਦ ਕਥਨ ਕਰੋ। (ਇਸ ਨੂੰ) ਬੁੱਧੀਮਾਨ ਤੁਪਕ 
ਦਾ ਨਾਮ _ ਸਮਝਣ।੧0੪੩। 


ਚੱਪਣ? 

ਪਹਿਲਾਂ _“ਅਹੰਕਾਰਨੀ” (ਸ਼ਬਦ) ਦਾ ਉਚਾਰਨ _ਕਰੋ। _(ਫਿਰ) 'ਸੁਤ ਚਰ ਪਤਿ” ਸ਼ਬਦ 
ਜੋੜੋ। ਮਗਰੋਂ _'ਸਤ੍ਰ' ਸ਼ਬਦ _ਕਥਨ _ਕਰੋ। _(ਇਸ ਨੂੰ) ਸਭ _ਤੁਪਕ ਦਾ ਨਾਮ _ਸਮਝੋ।੧0੪੪। 

ਪਹਿਲਾਂ _“ਪੀਅਣੀਣਿ” (ਨਦੀ ਵਾਲੀ ਧਰਤੀ) (ਸ਼ਬਦ) ਦਾ ਉਚਾਰਨ _ਕਰੋ। (ਫਿਰ) “ਸੁਤ 
ਚਰ ਪਤਿ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਰਿਪੁ” ਪਦ ਕਥਨ ਕਰੋ। (ਇਸ ਨੂੰ) ਸਭ ਤੁਪਕ 
ਦਾ ਨਾਮ _ ਸਮਝੋ।੧0੪੫। 
ਦੰਹਰਾ 

ਪਹਿਲਾਂ _“ਧਿਖਣੀ” (ਸੈਨਾ) ਕਥਨ ਕਰਕੇ (ਫਿਰ) ਅੰਤ ਉਤੇ 'ਰਿਪੁ” ਪਦ ਉਚਾਰੋ। (ਇਸ 
ਨੂੰ) ਸਭ ਕਵੀ _ਤੁਫੰਗ _ਦਾ ਨਾਮ _ਸਮਝੋ।੧0੪੬। 

ਪਹਿਲਾਂ _'ਮੇਧਣਿ” (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਰਿਪੁ”` ਪਦ ਕਹੋ। (ਇਹ) 
ਸਭ _ ਤੁਫੰਗ _ਦੇ _ ਅਨਤ _ ਨਾਮ _ ਬਣਦੇ _ ਜਾਣਗੇ।੧087। 

ਪਹਿਲਾਂ _'ਸੇਮੁਖਿਨੀ` ਸ਼ਬਦ ਕਹਿ ਕੇ ਅੰਤ ਉਤੇ “ਅਰਿ” ਸ਼ਬਦ ਕਥਨ ਕਰੋ। (ਇਸ ਨੂੰ) 
ਸਭ _ ਬੁੱਧੀਮਾਨ ਤੁਪਕ _ਦਾ _ਨਾਮ _ਸਮਝ __ਲਵੋ।੧0੪੮। 

ਪਹਿਲਾਂ _'ਮਨੀਖਨਿ” (ਸੈਨਾ) ਸ਼ਬਦ _ਕਹਿ ਕੇ ਮਗਰੋਂ _'ਰਿਪੁ” ਪਦ ਨੂੰ ਉਚਾਰੋ। (ਇਸ 
ਤਰ੍ਹਾਂ) ਤੁਪਕ _ਦਾ _ਨਾਮ ਹੁੰਦਾ ਹੈ। _ਕਵੀਓ! ਧਾਰਨ _ਕਰ _ਲਵੋ।੧0੪੯। 

ਪਹਿਲਾਂ _'ਬੁਧਨੀ” (ਸੈਨਾ) (ਸ਼ਬਦ) ਕਹਿ _ਕੇ ਅੰਤ ਉਤੇ _'ਅਰਿ” ਸ਼ਬਦ ਜੋੜ _ਦਿਓ। 
(ਇਹ) ਤੁਪਕ _ਦਾ _ਨਾਮ _ਬਣਦਾ _ਹੈ। ਸੂਝਵਾਨ ਸਮਝ _ਲੈਣ।੧0੫0। 
ਚੱਪਣ? 

ਪਹਿਲਾਂ _'ਭਾਨੀ” (ਸੈਨਾ) (ਸ਼ਬਦ) _ਦਾ ਬਖਾਨ _ਕਰੋ। (ਫਿਰ) ਉਸ ਦੇ ਅੰਤ ਉਤੇ 
'ਰਿਪੁ” ਸ਼ਬਦ _ਕਥਨ _ਕਰੋਂ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ। ਇਸ _ਵਿਚ ਕੋਈ 
ਭੇਦ ਨ ਸਮਝੋ।੧0੫੧। 
ਦੰਹਾਰਾ 

ਪਹਿਲਾ “ਭਾਨੀ” (ਸੈਨਾ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ” ਪਦ ਦਾ ਬਖਾਨ ਕਰੋ। 
(ਇਸ ਨੂੰ) ਸਭ _ਕਵੀ ਤੁਪਕ _ਦਾ _ਨਾਮ _ਸਮਝ _ਲਵੋ।੧0੫੨। 


੫੬0 ਸੀ _ਦਸਮ-ਗ੍ਰੰਥ _ਸਾਹਿਬ 


੭%7#ਤਜ 

ਆਦਿ ਸੋਭਨੀ ਸਬਦ ਉਚਾਰਨ _ਕੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਭਣੀਜੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 
ਹੋ ਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ।੧0੫੩। 
ਪ੍ਰਭਾ _ਧਰਨਿ ਮੁਖ ਤੇ _ਸਬਦਾਦਿ _ਬਖਾਨੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਪ੍ਰਮਾਨੀਐ। 

ਤਾ ਤੇ ਉਤਰ ਤੁਪਕ ਕੋ ਨਾਮ _ਭਨੀਜੀਐ। 

ਹੋ ਯਾ ਕੇ ਭੀਤਰ ਭੇਦ ਜਾਨ ਨਹੀ _ਲੀਜੀਐ।੧0੫੪। 
ਸੁਖਮਨਿ ਪਦ ਕੋ ਮੁਖ ਤੇ ਆਦਿ ਉਚਾਰੀਐ। 
ਸਤ੍ਹ ਸਬਦ ਕੋ ਤਾ ਕੇ ਅੰਤਹਿ ਡਾਰੀਐ। 

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ _ਕੀਜੀਐ।੧0੫੫। 


ਚੱਪਣ? 
ਧੀਮਨਿ ਪਦ ਕੋ ਆਦਿ ਬਖਾਨਹੁ। ਤਾ ਕੇ ਅੰਤਿ ਸਤ੍ਹ ਪਦ ਠਾਨਹੁ। 
ਸਰਬ ਤੁਪਕ ਕੇ ਨਾਮ ਲਹੀਜੈ। ਯਾ_ਮੈ ਭੇਦ ਨੈਕੁ ਨਹੀ ਕੀਜੈ। ੧0੫੬। 
ਆਦਿ ਕ੍ਰਾਂਤਨੀ ਸਬਦ ਉਚਾਰੋ। ਤਾ ਕੇ ਅੰਤਿ ਸਤ੍ਹ ਪਦ ਡਾਰੋ। 
ਸਭ ਸੀ ਨਾਮ ਤੁਪਕ ਕੇ ਜਾਨਹੁ। ਯਾ ਕੇ ਬਿਥੈ ਭੇਦ ਨਹੀ ਮਾਨਹੁ। ੧0੫੭। 


ਛਬਿਨੀ ਆਦਿ ਉਚਾਰਨ ਕੀਜੈ। _ਰਿਪੁ ਪਦ ਅੰਤਿ ਤਵਨ ਕੇ ਦੀਜੈ। 
ਨਾਮ ਤੁਪਕ ਕੇ ਸਕਲ _ਪਛਾਨਹੁ। ਯਾ ਕੇ _ਬਿਥੈ ਭੇਦ ਨਹੀ ਮਾਨਹੁ। ੧0੫੮। 


ਪ੍ਰਿਥਮ _ਬਾਜਨੀ ਸਬਦ _ਬਖਾਨਹੁ। ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। ਚਿਤ ਮੈ ਰੁਚੈ ਤਿਸੀ ਠਾ ਕਹੀਐ। ੧0੫੯। 


੭%7ੜਾਲ਼ 
ਆਦਿ _ਬਾਹਨੀ ਸਬਦ _ਬਖਾਨਨ _ਕੀਜੀਐ। 
ਤਾ ਕੇ ਪਾਛੇ ਸਤ੍ਹ ਸਬਦ ਕਹੁ ਦੀਜੀਐ। 
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 
ਹੋ ਚਾਹੀਐ _ਜਵਨੈ _ਠਵਰ ਸੁ ਤਹਾ ਬਖਾਨੀਐ।੧0੬0। 
ਆਦਿ ਤੁਰੰਗਨੀ ਮੁਖ `ਤੇ ਸਬਦ _ਬਖਾਨੀਐ। 
ਅਰਿ ਪਦ ਤਾ ਕੇ ਅੰਤਿ ਸੁ ਬਹੁਰਿ ਪ੍ਰਮਾਨੀਐ। 
ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ _ਕੀਜੀਐ।੧0੬੧। 


ਸਸੜ੍ _ ਨਾਮ _ ਮਾਲਾ ੫੬੧ 
੭%#ਤਜ 


ਪਹਿਲਾਂ _'ਸੋਭਨੀ” (ਸੈਨਾ) _ਸ਼ਬਦ _ਦਾ _ਉਚਾਰਨ _ਕਰੋ। _ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਕਹੋ। (ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝਣ। ਇਸ ਵਿਚ ਕਿਸੇ ਕਿਸਮ ਦਾ 
ਭੇਦ ਨ _ਸਮਝੋਂ।੧0੫੩। 


ਪਹਿਲਾਂ ਮੂੰਹ ਤੋਂ _'ਪੂਭਾ ਧਰਨਿ” (ਸੈਨਾ) ਸ਼ਬਦ ਬਖਾਨ ਕਰੋ। ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਜੋੜੋ। ਉਸ ਦਾ ਉਤਰ ਤੁਪਕ ਦਾ ਨਾਮ ਬਣ ਜਾਂਦਾ ਹੈ। ਇਸ ਵਿਚ ਕੋਈ ਭੇਦ ਨ 
ਸਮਝਿਆ  ਜਾਵੇ।੧0੫੪। 


ਪਹਿਲਾਂ ਮੁਖ ਤੋਂ 'ਸੁਖਮਨਿ” (ਸੈਨਾ) ਸ਼ਬਦ ਉਚਾਰਿਆ ਜਾਵੇ। ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਜੋੜਿਆ ਜਾਵੇ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ _ਲਵੋ। ਇਸ ਵਿਚ 
ਕਿਸੇ ਪ੍ਰਕਾਰ _ਦਾ _ਕੋਈ _ਭੇਦ ਨ _ਸਮਝੋ।੧0੫੫। 


ਚੱਪਣ? 
ਪਹਿਲਾਂ _'ਧੀਮਨਿ” (ਸੈਨਾ) ਪਦ ਕਥਨ ਕਰੋਂ। ਉਸ ਦੇ ਅੰਤ ਉਤੇ 'ਸਤ੍ਰ ਪਦ ਜੋੜੋ। 
(ਇਸ ਨੂੰ) ਸਾਰੇ ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ ਭੇਦ ਨ __ਸਮਝੋ। _੧0੫੬। 
ਪਹਿਲਾਂ 'ਕ੍ਰਾਂਤਨੀ” (ਸੈਨਾ) ਸ਼ਬਦ ਉਚਾਰੋ। ਉਸ ਦੇ ਅੰਤ ਵਿਚ 'ਸਤ੍ਰ' ਪਦ ਨੂੰ ਜੋੜੋ। 
(ਇਸ ਨੂੰ) ਸਾਰੇ ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ ਫਰਕ ਨ ਸਮਝੋ। _੧0੫੭। 
ਪਹਿਲਾਂ _'ਛਬਿਨੀ” (ਸੈਨਾ) ਸ਼ਬਦ ਦਾ ਉਚਾਰਨ ਕਰੋ। ਉਸ ਦੇ ਅੰਤ ਉਤੇ 'ਰਿਪੁ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਸਮਝੋਂ। ਇਸ ਵਿਚ ਕਿਸੇ ਪੁਕਾਰ ਦਾ ਕੋਈ ਭੇਦ 
ਸਮਝੋ। _ ੧0੫੮। 
ਪਹਿਲਾਂ _“ਬਾਜਨੀ” (ਸੈਨਾ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ “ਅਰਿ” ਪਦ ਜੋੜੇ। 
(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ। ਜਿਥੇ ਚੰਗਾ _ਲੌਗੇ, _ਉਥੇ _ਕਹੋ। _੧0੫੯। 


੨੧ ॥੨੧੨ 


੭%/ਤਲ 


ਪਹਿਲਾਂ _'ਬਾਹਨੀ' (ਸੈਨਾ) _ਸ਼ਬਦ _ਉਚਾਰੋ। _ਉਸ _ਵਿਚ ਪਿਛੋਂ _'ਸਤ੍ਹ` ਪਦ ਕਹਿ 
ਦਿਓ। (ਇਸ ਨੂੰ) ਸਾਰੇ ਸੂਝਵਾਨ ਮਨ _ਵਿਚ ਤੁਪਕ _ਦਾ ਨਾਮ _ਸਮਝੋ। _ਜਿਥੇ ਲੋੜ _ਪਵੇ 
ਉਥੇ ਵਰਤ ਲਵੋ।੧0੬0। 


ਜੋੜੋ। (ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ _ਲਵੋ। ਇਸ ਵਿਚ ਕਿਸੇ ਪ੍ਰਕਾਰ ਦਾ 
ਅੰਤਰ _ਨ__ ਜਾਣੋ। _ ੧0੬੧। 


੫੬੨ 


ਹਯਨੀ _ਸਬਦਹਿ ਮੁਖ ਤੇ ਆਦਿ _ਉਚਾਰੀਐ। 

ਤਾ ਕੇ ਅੰਤਿ ਅੰਤਕਰਿ ਪਦ ਕੋ _ਡਾਰੀਐ। 

ਸਕਲ ਤੁਪਕ ਕੇ ਨਾਮ _ਸੁਘਰ ਜੀਅ ਜਾਨੀਯੋ। 

ਹੋ _ਦੀਯੋ ਜਹਾ ਤੁਮ ਚਹੋ ਸੁ ਤਹੀ ਬਖਾਨੀਯੋ।੧0੬੨। 

ਚੱਪਣ? 
ਸੈਂਧਵਨੀ ਸਬਦਾਦਿ ਉਚਾਰੋ। _ਅਰਿ ਪਦ ਅੰਤਿ ਤਵਨ ਕੇ ਡਾਰੋਂ। 
ਸਕਲ ਤੁਪਕ ਕੇ ਨਾਮ _ਪਛਾਨਹੁ। ਯਾ_ਮੈ ਭੇਦ ਨੈਕੁ ਨਹੀ ਮਾਨਹੁ। ੧0੬੩। 
ਆਦਿ ਅਰਬਿਨੀ ਸਬਦ _ਬਖਾਨਹੁ। ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਸਕਲ ਤੁਪਕ ਕੇ ਨਾਮ ਪਛਾਨਹੁ। ਯਾ _ਮੈ ਭੇਦ ਨੈਕੁ ਨਹੀ ਜਾਨਹੁ। ੧0੬੪। 
ਆਦਿ ਤੁਰੰਗਨੀ ਸਬਦ _ਬਖਾਨਹੁ। _ਅਰਿ ਪਦ ਤਾ ਕੇ ਅੰਤ ਪੁਮਾਨਹੁ। 
ਸਭ ਸੀ ਨਾਮ ਤੁਪਕ ਕੇ ਲਈਐ। ਜਹ ਚਿਤ ਰੁਚੈ ਤਹੀ ਤੇ ਕਹੀਐ। ੧0੬੫। 
ਆਦਿ ਘੋਰਨੀ ਸਬਦ _ਭਨੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਭੈ ਤੁਪਕ ਕੇ ਨਾਮ _ਬਿਚਾਰੋ। ਜਹ _ਚਾਹੋ_ਤਿਨ ਤਹੀ ਉਚਾਰੋ। ੧0੬੬। 
ਆਦਿ ਹਸਤਿਨੀ ਸਬਦ ਉਚਾਰੋ। _ਰਿਪੁ ਪਦ ਅੰਤਿ ਤਵਨ ਕੇ ਡਾਰੋਂ। 
ਸਭੈ ਤੁਪਕ ਕੇ ਨਾਮ ਲਹਿਜੈ। ਜਹ _ਚਾਹੋ_ ਤੇ ਤਹੀ ਭਣਿਜੈ। ੧0੬੭। 
੭%7#ਤਲ 

ਆਦਿ _ਦੰਤਿਨੀ ਸਬਦ ਉਚਾਰਨ _ਕੀਜੀਐ। 

ਸਤ੍ਹ ਸਬਦੁ ਕੋ ਅੰਤਿ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ _ਮਾਨੀਐ।੧0੬੮। 


ਜਪਣ 
ਆਦਿ ਦੁਰਦਨੀ ਸਬਦ _ਬਖਾਨਹੁ। ਤਾ ਕੇ ਅੰਤਿ ਸੜ੍ਹ ਪਦ _ਠਾਨਹੁ। 
ਨਾਮ ਤੁਪਕ ਕੇ ਸਕਲ _ਲਹਿਜੈ। ਯਾ ਕੇ ਬਿਖੈ ਭੇਦ ਨਹੀ ਕਿਜੈ। ੧0੬੯। 


ਦ੍ਰਿਪਨੀ ਆਦਿ ਉਚਾਰਨ _ਕੀਜੈ। _ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। ਜਹ _ਚਾਹੋਂ ਤਹ ਹੀ ਤੇ ਕਹੀਐ। ੧0੭0। 


ਆਦਿ ਪਦਮਿਨੀ ਸਬਦ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਨਾਮ ਤੁਪਕ ਕੇ ਸਕਲ _ਲਹੀਜੈ। ਯਾ ਮੈ ਭੇਦ ਨ ਕਛਹੂ _ਕੀਜੈ। ੧0੭੧। 


ਸਸੜੁ _ ਨਾਮ ਮਾਲਾ ੫੬੩ 


ਪਹਿਲਾਂ _“ਹਯਨੀ” (ਸੈਨਾ) ਸ਼ਬਦ ਮੁਖ ਤੋਂ _ਉਚਾਰੋ। _ਉਸ _ਦੇ ਅੰਤ ਉਤੇ _'ਅੰਕਰਿ? 
ਸ਼ਬਦ ਜੋੜੋ। _(ਇਸ ਨੂੰ) ਸਾਰੇ _ਸੁਝਵਾਨੋ! ਮਨ ਵਿਚ ਤੁਪਕ ਦਾ ਨਾਮ _ਸਮਝੋਂ। ਜਿਥੇ ਤੁਸੀਂ 
ਵਰਤਣਾ ਚਾਹੋ, _ਉਥੇ _ਕਹਿ _ ਦਿਓ।੧0੬੨। 


ਚੱ ਪਾਣ? 
ਪਹਿਲਾਂ _'ਸੈਂਧਵਨੀ” (ਸੈਨਾ) ਸ਼ਬਦ _ਉਚਾਰੋ। ਉਸ ਦੇ ਅੰਤ ਉਤੇ _“ਅਰਿ” ਪਦ ਜੋੜੋ। 
(ਇਸ ਨੂੰ) ਸਭ ਤੁਪਕ ਦੇ ਨਾਮ _ਸਮਝੋ। _ਇਸ ਵਿਚ ਕੋਈ _ਅੰਤਰਨ ਮੰਨੋ। _੧0੬੩। 
ਪਹਿਲਾਂ 'ਅਰਬਿਨੀ” (ਸੈਨਾ) ਸ਼ਬਦ ਕਥਨ ਕਰੋਂ। ਉਸ ਦੇ ਅੰਤ ਵਿਚ 'ਅਰਿ” ਪਦ ਜੋੜੋ। 
(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋਂ ਇਸ ਵਿਚ ਕੋਈ ਫਰਕ ਨ ਮੰਨੋ। _੧0੬੪। 


ਪਹਿਲਾਂ _'ਤੁਰੰਗਨੀ” (ਸੈਨਾ) ਸ਼ਬਦ ਕਥਨ _ਕਰੋ। (ਫਿਰ) ਉਸ ਦੇ ਅੰਤ ਵਿਚ 'ਅਰਿ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋਂ। ਜਿਥੇ ਜੀ ਕਰੇ, ਉਥੇ _ਕਹੋ। _੧0੬੫। 


ਪਹਿਲਾਂ _“ਘੋਰਨੀ” (ਸੈਨਾ) ਸ਼ਬਦ ਕਹੋਂ। ਉਸ ਵਿਚ ਅੰਤ ਉਤੇ “ਅਰਿ” ਪਦ ਜੋੜੋ। (ਇਸ 
ਨੂੰ) ਸਾਰੇ ਤੁਪਕ ਦਾ ਨਾਮ _ਸਮਝੋਂ। ਜਿਥੇ ਚਾਹੋ, ਉਥੇ _ਉਚਾਰੋ। _੧0੬੬। 


ਪਹਿਲਾਂ _“ਹਸਤਿਨੀ” (ਹਾਥੀਆਂ ਵਾਲੀ ਸੈਨਾ) ਸ਼ਬਦ ਉਚਾਰੋ। ਉਸ ਦੇ ਅੰਤ ਉਤੇ 'ਰਿਪੁ? 
ਸ਼ਬਦ ਜੋੜੋ। ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ _ਲਵੋਂ। ਜਿਥੇ ਚਾਹੋ, ਉਥੇ ਉਚਾਰੋ।੧0੬੭। 


੭%/ਤਲ 


ਪਹਿਲਾਂ _'ਦੇਤਿਨੀ” (ਸੈਨਾ ) ਸ਼ਬਦ ਦਾ ਉਚਾਰਨ _ਕਰੋ। ਉਸ ਦੇ ਅੰਤ ਵਿਚ 'ਸਤ੍ਹ” 
ਸ਼ਬਦ ਜੋੜੋ। (ਇਸ ਨੂੰ) ਸਾਰੇ ਬੁੰਧੀਮਾਨ ਤੁਪਕ ਦਾ ਨਾਮ ਸਮਝੋ। ਇਸ ਵਿਚ ਕਿਸੇ ਕਿਸਮ ਦਾ 
ਕੋਈ ਫਰਕ _ਨ _ਸਮਝੋ। _੧0੬੮। 


ਚੱਪਣ 

ਪਹਿਲਾਂ _“ਦੁਰਦਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਕਹੋ। ਉਸ ਦੇ ਅੰਤ ਉਤੇ 'ਸਤ੍ਹ” 
ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਕਿਸੇ ਕਿਸਮ ਦਾ ਭੇਦ ਨ 
ਕਰੋਂ। _੧0੬੯। 

ਪਹਿਲਾਂ _'ਦ੍ਰਿਪਨੀ” (ਹਾਥੀ ਵਾਲੀ ਸੈਨਾ) (ਸ਼ਬਦ) ਦਾ ਉਚਾਰਨ _ਕਕੋਂ। 
ਵਿਚ 'ਅਰਿ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਨੂੰ 
ਕਹੋਂ।੧0੭0। 

ਪਹਿਲਾਂ _'ਪਦਮਿਨੀ” (ਹਾਥੀ-ਸੈਨਾ) ਸ਼ਬਦ ਕਥਨ _ਕਰੋਂ। ਉਸ _ਦੇ ਅੰਤ ਵਿਚ 'ਅਰਿ? 
ਸ਼ਬਦ ਜੋੜੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ। _ਇਸ _ਵਿਚ ਕੋਈ ਅੰਤਰ _ਨ 
ਕਰੇਂ ।੧0੭੧। 


ਉਸ ਦੇ ਅੰਤ 
ਜਿਥੇ ਚਾਹੋ, ਉਥੇ 


੫੬੪ 


ਸਕਲ ਤੁਪਕ ਕੇ ਨਾਮ ਸੁ ਕਬਿ ਲਹਿ _ਲੀਜੀਐ। 
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ _ਕੀਜੀਐ।੧0੭੨। 
ਚੱਪਣ? 
ਆਦਿ _ਬਿਆਲਣੀ ਸਬਦ _ਬਖਾਨਹੋ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ਯਾ_ਮੈ ਭੇਦ ਨੈਕੁ ਨਹੀ ਮਾਨਹੋਂ। ੧0੭੩। 


ਇੰਭਣੀ ਆਦਿ ਉਚਾਰਨ ਕੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਭ ਸੀ ਨਾਮ ਤੁਪਕ ਕੇ ਹੋਵੇ। ਜਾ ਕੋ ਸਕਲ ਸੁ ਕਬਿ ਕੁਲ ਜੋਵੈ। ੧0੭੪। 


ਪੁਥਮ ਕੁੰਭਣੀ ਸਬਦ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਜਾਨਹੁ। 
ਸਕਲ ਤੁਪਕ ਕੇ ਨਾਮ _ਲਹੀਜੈ। _ਨਿਤਪੁਤਿ ਮੁਖ ਤੇ ਪਾਠ _ਕਰੀਜੈ। _੧0੭੫। 


੭%/ਤਲ 


ਕੁੰਜਰਣੀ ਸਬਦਾਦਿ ਉਚਾਰਨ _ਕੀਜੀਐ। 

ਅਰਿ ਪਦ ਤਾ ਕੇ ਅੰਤ ਬਹੁਰ ਕਹਿ ਦੀਜੀਐ। 
ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ। 
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ।੧0੭੬। 


ਕਰਿਨੀ ਸਬਦਿ ਸੁ ਮੁਖ ਤੇ ਆਦਿ ਬਖਾਨੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਠਾਨੀਐ। 

ਸਕਲ ਤੁਪਕ ਕੇ ਨਾਮ ਸੁ ਕਬਿ ਲਹਿ ਲੀਜੀਐ। 

ਹੋ ਦੀਯੋ ਚਹੋ ਜਿਹ _ਠਵਰ ਤਹਾ ਹੀ ਦੀਜੀਐ।੧0੭੭। 


ਮਦ੍ਯ _ਧਰਨਨੀ ਮੁਖ ਤੇ ਆਦਿ _ਭਨੀਜੀਐ। 
ਹੰਤਾ ਤਾ ਕੇ ਅੰਤਿ ਸਬਦ ਕੋ _ਦੀਜੀਐ। 
ਸਕਲ ਤੁਪਕ ਕੇ ਨਾਮ ਚਤੁਰ ਚਿਤ ਮੈ ਲਹੋਂ। 


੮ 


ਹੋ ਕਹਯੋ _ਚਹੋਂ ਇਨ ਜਹਾ ਤਹਾ ਇਨ ਕੌ _ਕਹੋ।੧)੭੮। 


ਸਿੰਧੁਰਨੀ ਮੁਖ ਤੇ ਸਬਦਾਦਿ _ਬਖਾਨੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਠਾਨੀਐ। 

ਸਕਲ ਤੁਪਕ ਕੇ ਨਾਮ ਸ _ਕਬਿ ਜੀਅ ਜਾਨੀਐ। 
ਹੋ ਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ। ੧0੭੯। 


ਅਨਕਪਨੀ ਪਦ ਮੁਖ ਤੇ ਪ੍ਰਿਥਮ _ਭਣੀਜੀਐ। 
ਸਤ੍ਹ ਸਬਦ ਕੋ ਅੰਤਿ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਦਯੋ ਚਹੋ ਜਿਹ _ਠਵਰੈ ਤਹੀ ਪ੍ਰਮਾਨੀਐ। ੧0੮0। 


ਸਸੜੁ _ ਨਾਮ ਮਾਲਾ ੫੬੫ 
੭%/#=ਲ 


ਪਹਿਲਾਂ _ ਮੂੰਹ ਤੋਂ _“ਬਾਰਣੀ” _(ਹਾਥੀ-ਸੈਨਾ) _ਸ਼ਬਦ _ਬਖਾਨੋ। _ਉਸ _ਦੇ ਅੰਤ _ਵਿਚ 
'ਸਤ੍ਹ` ਸ਼ਬਦ ਜੋੜੋ। (ਇਸ ਨੂੰ) ਸਾਰੇ ਕਵੀਓ! ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ 
ਫਰਕ ਨ ਕਰੋਂ।੧0੭੨। 


ਚੱਪਣ? 
ਪਹਿਲਾਂ _“ਬਿਆਲਣੀ” (ਹਾਥੀ-ਸੈਨਾ) ਸ਼ਬਦ ਬਖਾਨ _ਕਰੋ। ਉਸ ਦੇ ਅੰਤ ਉਤੇ 'ਅਰਿ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ। ਇਸ ਵਿਚ ਕੋਈ ਫਰਕ ਨ ਮੰਨੋ।੧0੭੩। 
ਪਹਿਲਾਂ _“ਇੰਭਣੀ” (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ। ਉਸ ਦੇ ਅੰਤ ਵਿਚ 'ਅਰਿ? 
ਸ਼ਬਦ ਜੋੜ। (ਇਸ ਨੂੰ) ਤੁਪਕ ਦਾ ਨਾਮ ਸਮਝੋਂ। ਇਸ ਨੂੰ ਸਾਰੀ ਕਵੀ ਕੁਲ ਸਮਝ _ਲਵੋ।੧0੭੪। 
ਪਹਿਲਾਂ _'ਭੰਭਣੀ” (ਹਾਥੀ-ਸੈਨਾ) ਸ਼ਬਦ ਕਹੋਂ। (ਫਿਰ) ਉਸ ਦੇ ਅੰਤ ਉਤੇ 'ਅਰਿ” ਪਦ 
ਜਾਣੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਨਿੱਤ ਮੁਖ ਤੋਂ ਇਸ ਦਾ ਪਾਠ ਕਰੋ।੧0੭੫। 
੭%7#ਤਜ 


ਪਹਿਲਾਂ _'ਭੰਜਰਣੀ” (ਹਾਥੀ-ਸੈਨਾ) ਸ਼ਬਦ ਨੂੰ ਉਚਾਰਨ ਕਰੋ। ਫਿਰ ਉਸ ਦੇ ਅੰਤ ਵਿਚ 
'ਅਰਿ” ਪਦ ਕਹਿ ਦਿਓ। (ਇਸ ਨੂੰ) ਸਾਰੇ ਵਿਦਵਾਨ ਮਨ ਵਿਚ ਤੁਪਕ ਦਾ ਨਾਮ ਸਮਝੋਂ। ਇਸ 
ਵਿਚ ਕਿਸੇ ਪ੍ਰਕਾਰ ਦਾ _ਕੋਈ ਭੇਦ ਨ ਮੰਨੋ।੧0੭੬। 

ਪਹਿਲਾਂ _“ਕਰਿਨੀ” (ਹਾਥੀ ਸੈਨਾ) ਸ਼ਬਦ ਮੁਖ ਤੋਂ ਕਹੋ। (ਫਿਰ) 'ਸਤ੍ਰ` ਸ਼ਬਦ ਨੂੰ _ਐਤ 
ਉਤੇ ਉਚਾਰੋ। _(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ _ਲਵੋ। ਜਿਥੇ ਲੋੜ ਸਮਝੋ, ਉਥੇ 
ਵਰਤ ਲਵੋਂ।੧0੭7। 


ਪਹਿਲਾਂ 'ਮਦ੍ਰਯ _ਧਰਨਨੀ” (ਹਾਥੀ-ਸੈਨਾ) (ਸ਼ਬਦ) ਮੁਖ ਤੋਂ _ਕਹੋ। (ਫਿਰ) ਉਸ ਦੇ ਅੰਤ 
ਉਤੇ 'ਹੰਤਾ” (ਮਾਰਨ ਵਾਲੀ) ਸ਼ਬਦ ਜੋੜੋ। (ਇਸ ਨੂੰ) ਸਾਰੇ ਚਤੁਰ ਲੋਗ ਚਿਤ ਵਿਚ ਤੁਪਕ 
ਦਾ ਨਾਮ _ਸਮਝਣ। _ਜਿਥੇ ਇਸ ਨੂੰ ਕਹਿਣਾ ਚਾਹੋ, ਉਥੇ _ਇਸ ਨੂੰ _ਵਰਤੋ।੧0੭੮। 


ਪਹਿਲਾਂ _“ਸਿੰਧੁਰਨੀ” (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ _ਬਖਾਨੋ। _ਉਸ ਦੇ ਅੰਤ ਵਿਚ 
'ਸਤ੍ਹ`_ ਸ਼ਬਦ ਜੋੜੋ। (ਇਸ ਨੂੰ) ਸਾਰੇ ਕਵੀ ਤੁਪਕ ਦਾ ਨਾਮ ਮਨ ਵਿਚ ਜਾਣੋ। ਇਸ ਵਿਚ ਕਿਸੇ 
ਪ੍ਰਕਾਰ ਦਾ ਕੋਈ ਭੇਦ _ਨ _ਸਮਝੋ।੧0੭੯। 


ਪਹਿਲਾਂ _'ਅਨਕਪਨੀ” (ਹਾਥੀ-ਸੈਨਾ) ਸ਼ਬਦ ਮੁਖ ਤੋਂ ਕਹੋ। (ਫਿਰ) ਉਸ ਦੇ ਅੰਤ ਉਤੇ 
'ਸਤ੍ਹ` ਸ਼ਬਦ ਜੋੜੋ। (ਇਸ ਨੂੰ) ਸਭ _ਚਤੁਰ ਵਿਅਕਤੀ ਮਨ ਵਿਚ ਤੁਪਕ ਦਾ ਨਾਮ _ਸਮਝਣ। 
ਜਿਥੇ _ਦੇਣਾ ਚਾਹੋ, _ਉਥੇ _ਵਰਤ _ਲਵੋ।੧0੮0। 


ਪ੬੬ 


ਪ੍ਰਿਥਮ _ਨਾਗਨੀ ਮੁਖ _ਤੇ ਸਬਦ _ਉਚਾਰੀਐ। 

ਸਤ੍ਹ ਸਬਦ ਕਹੁ ਅੰਤਿ ਤਵਨ ਕੇ ਡਾਰੀਐ। 

ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ। ੧0੮੧। 

ਹਰਿਨੀ ਸਬਦ ਸੁ ਮੁਖ ਤੇ ਆਦਿ ਬਖਾਨੀਐ। 

ਸਤ ਸਬਦ ਕੋ ਤਾ ਕੇ ਅੰਤਿ ਪ੍ਰਮਾਨੀਐ। 

ਸਭ ਸ੍ਰੀ ਨਾਮ ਤੁਪਕ ਕੇ ਚਤੁਰ ਪਛਾਨੀਅਉ। 

ਹੋ ਜਵਨੈ ਠਵਰ ਸੁ ਚਹੀਐ ਤਹੀ _ਬਖਾਨੀਅਉ। _੧0੮੨। 

ਗਜਨੀ ਸਬਦ _ਬਕਤ੍ਰ `ਤੇ ਆਦਿ _ਭਨੀਜੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਦੀਜੀਐ। 

ਚਤੁਰ ਤੁਪਕ ਕੇ ਨਾਮ ਸਕਲ _ਲਹਿ _ਲੀਜੀਐ। 

ਹੋ ਜਿਹ ਚਾਹੋ ਤਿਹ ਠਵਰ ਉਚਾਰਨ _ਕੀਜੀਐ। ੧0੮੩। 

ਚੱਪਣ 

ਸਾਵਜਨੀ ਸਬਦਾਦਿ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। ਜਿਹ ਠਾ_ਚਹੋਂ ਤਹੀ ਤੇ ਕਹੀਐ। ੧0੮੪। 


ਮਾਤੰਗਨੀ ਪਦਾਦਿ _ਭਣਿਜੈ। ਅਰਿ ਪਦ ਅੰਤਿ ਤਵਨ ਕੇ ਦਿਜੈ। 
ਸਭ ਸੀ ਨਾਮ ਤੁਪਕ ਕੇ ਹੋਵੈ। ਜਾ ਕੋ ਸਕਲ ਸੁ ਕਬਿ ਮਿਲ ਜੋਵੈ। ੧0੮੫। 


ਆਦਿ ਗਇੰਦਨਿ ਸਬਦ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। _ਜਵਨੈ _ਠਵਰ ਰੁਚੈ ਤਹ _ਕਹੀਐ। ੧0੮੬। 


ਦੂਮ ਅਰਿ ਆਦਿ ਉਚਾਰਨ ਕੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਨਾਮ ਤੁਪਕ ਕੇ ਸਕਲ ਪਛਾਨੋ। ਯਾ_ਮੈ ਭੇਦ ਨ ਕਛੁ ਜੀਅ ਜਾਨੋ। ੧0੮੭। 


ਬ੍ਰਿਛਾਂਤਕਣੀ ਆਦਿ ਉਚਾਰੋਂ। ਅਰਿ ਪਦ ਅੰਤਿ ਤਵਨ ਕੇ ਡਾਰੋ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। ਦਯੋ _ਚਹੇ ਜਹ _ਠਾ ਤਹ _ਕਹੀਐ। ੧0੮੮। 


ਫਲਧਰ _ਅਰਿਣੀ ਆਦਿ _ਕਹੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਭ ਸ੍ਰੀ ਨਾਮ ਤੁਪਕ ਕੇ ਜਾਨੋ। ਜਹਾ ਚਹੋ ਤਿਹ ਠਵਰ _ਬਖਾਨੋ। ੧0੮੯। 


ਫਲਦਾਇਕ _ਅਰਿਣੀ ਅਹਿ _ਉਚਰੀਐ। _ਅਰਿ ਪਦ ਅੰਤਿ ਤਵਨ ਕੇ _ਡਰੀਐ। 
ਸਭ ਸ੍ਰੀ ਨਾਮ ਤੁਪਕ ਕੇ ਜਾਨੋ। ਯਾ ਮੈ ਭੇਦ ਨ ਰੰਚਕ ਮਾਨੋ। ੧0੯0। 


ਸਸੜ੍ੁ _ ਨਾਮ ਮਾਲਾ ੫੬੭ 


ਪਹਿਲਾਂ _'ਨਾਗਨੀ” (ਹਾਥੀ-ਸੈਨਾ) ਸ਼ਬਦ ਮੁਖ ਤੋਂ ਉਚਾਰੋਂ। (ਫਿਰ) ਉਸ ਦੇ ਅੰਤ ਉਤੇ 
'ਸਤ੍ਹ``_ਸ਼ਬਦ ਜੋੜੋ। (ਇਸ ਨੂੰ) ਸਾਰੇ _ਸੁਘੜ-ਜਨ ਤੁਪਕ ਦਾ ਨਾਮ ਸਮਝ _ਲੈਣ। ਇਸ ਵਿਚ 
ਕਿਸੇ ਪੁਕਾਰ ਦਾ ਕੋਈ ਫਰਕ _ਨ _ਕਰੋ।੧0੮੧। 


ਪਹਿਲਾਂ _“ਹਰਿਨੀ” (ਗਜ ਸੈਨਾ) (ਸ਼ਬਦ) ਮੁਖ ਤੋਂ ਕਹੋ। ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਜੋੜੋ। (ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ _ਸਮਝੋ। ਜਿਥੇ ਵਰਤਣਾ ਚਾਹੋਂ, ਉਥੇ 
ਕਥਨ _ ਕਰ _ ਦਿਓ।੧0੮੨। 


ਪਹਿਲਾਂ _“ਗਜਨੀ”_(ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਉਚਾਰੋ। ਉਸ ਦੇ ਅੰਤ ਉਤੇ 'ਸਤ੍ਰਾ 
ਸ਼ਬਦ ਜੋੜੋ। (ਇਸ ਨੂੰ) ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝ _ਲੈਣ। ਜਿਥੇ ਚਾਹੋ, 
ਉਥੇ _ਇਸ _ਦਾ ਉਚਾਰਨ _ਕਰੋ।੧0੮੩। 


ਚੱਪਣ? 
ਪਹਿਲਾਂ _“ਸਾਵਜਨੀ? (ਹਾਥੀ-ਸੈਨਾ) ਸ਼ਬਦ ਕਥਨ ਕਰੋ। ਉਸ ਦੇ ਅੰਤ ਵਿਚ 'ਅਰਿ” ਪਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋਂ। ਜਿਥੇ ਚਾਹੋ, ਉਥੇ ਕਹਿ ਦਿਓ।੧0੮੪। 
ਪਹਿਲਾਂ _'ਮਾਤਗਨੀ” (ਹਾਥੀ-ਸੈਨਾ) ਸ਼ਬਦ ਕਥਨ _ਕਰੋ। _ਉਸ ਦੇ ਅੰਤ ਵਿਚ 'ਅਰਿ” 
ਪਦ ਜੋੜੋ। (ਇਹ) ਸਭ ਤੁਪਕ ਦਾ ਨਾਮ ਹੋਵੇਗਾ। ਇਸ ਨੂੰ ਸਾਰੇ ਕਵੀ ਮਿਲ ਕੇ ਵਿਚਾਰ 


ਲਵੇ ।੧0੮੫। 


ਪਹਿਲਾਂ _“ਗਇੰਦਨਿ” (ਹਾਥੀ-ਸੈਨਾ) ਸ਼ਬਦ _ਬਖਾਨ _ਕਰੋ। ਉਸ ਦੇ ਅੰਤ ਉਤੇ 'ਅਰਿ? 


ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ ਚਾਹੋ, ਉਥੇ _ਕਥਨ _ਕਰੋ।੧0੮੬। 


ਪਹਿਲਾਂ _'ਦੂਮ _ਅਰਿ” (ਬ੍ਰਿਛਾਂ ਦੇ ਵੈਰੀ ਹਾਥੀ ਵਾਲੀ ਸੈਨਾ) (ਸ਼ਬਦ) _ਉਚਾਰਨ _ਕਰੋ। 
ਉਸ ਦੇ ਅੰਤ ਉੱਤੇ 'ਅਰਿ” ਪਦ ਜੋੜੋ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ। ਇਸ 
ਬਾਰੇ ਮਨ ਵਿਚ _ਕੋਈ ਭੇਦ ਨ ਸਮਝੋ।੧0੮੭। 

ਪਹਿਲਾਂ 'ਬ੍ਰਿਛਾਂਤਕਣੀ” _(ਬ੍ਰਿਛ _ਦਾ ਅੰਤ _ਕਰਨ _ਵਾਲੀ _ਹੱਥਣੀਆਂ ਦੀ ਸੈਨਾ) (ਸ਼ਬਦ) 
ਉਚਾਰੋ। ਉਸ ਦੇ ਅੰਤ ਉਤੇ 'ਅਰਿ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। 
ਜਿਥੇ ਚਾਹੋ, ਇਸ _ਦੀ ਵਰਤੋਂ ਕਰ _ਲਵੋ।੧0੮੮। 

ਪਹਿਲਾਂ _“ਫਲਧਰ _ ਅਰਿਣੀ” _(ਬ੍ਰਿਛ _ਦੀ _ਵੈਰਣ _ਹੱਥਣੀਆਂ _ਵਾਲੀ ਸੈਨਾ) (ਸ਼ਬਦ) 
ਉਚਾਰੋ। ਉਸ ਦੇ ਅੰਤ ਵਿਚ 'ਅਰਿ” ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ 
ਲੋੜ _ ਸਮਝੋ, _ ਉਥੇ _ ਵਰਤੋ।੧0੮੯। 

(ਪਹਿਲਾਂ) “ਫਲਦਾਇਕ _ਅਰਿਣੀ` ਇਹ (ਸ਼ਬਦ) ਉਚਾਰੋ। ਉਸ ਦੇ ਐਤ ਉਤੇ 'ਅਰਿ” 
ਪਦ ਜੋੜੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ। _ਇਸ _ਵਿਚ ਮਾੜਾ ਜਿੰਨਾ ਭੇਦ ਨ 
ਸਮਝੇ ।੧0੯0। 


ਪ੬੮ 


੭#/ਤਲ 


ਧਰਾਧਰਨ _ਅਰਿਣੀ ਸਬਦਾਦਿ _ਬਖਾਨੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਠਾਨੀਐ। 

ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 

ਹੋ ਜਵਨ ਠਵਰ ਤਿਨ ਚਹੋਂ ਤਹੀ ਤੇ ਦੀਜੀਐ। ੧0੯੧। 

ਜਪਣ 

ਧੂਰਿਰਾਟ ਅਰਿਣੀ ਪਦ ਭਾਖੋ। ਤਾ ਕੇ ਅੰਤਿ ਸਤ੍ਹ ਪਦ ਰਾਖੋ। 
ਸਭ ਸ੍ਰੀ ਨਾਮ ਤੁਪਕ ਕੇ ਜਾਨੋ। ਜਹ ਚਾਹੋਂ ਤਿਹ ਠਵਰ ਪ੍ਰਮਾਨੋ। ੧0੯੨। 
ਫਲਧ ਸਬਦ ਕੋ ਆਦਿ ਉਚਾਰਹੁ। ਅਰਿ ਪਦ ਅੰਤਿ ਤਵਨ ਕੇ ਡਾਰਹੁ। 
ਸਭ ਸੀ ਨਾਮ ਤੁਪਕ ਕੇ ਜਾਨਹੁ। ਜਹ ਚਾਹੋ ਤਿਹ ਠਵਰ _ਬਖਾਨਹੁ। ੧0੯੩। 
ਫਲਿ ਸਬਦ ਕੋ ਆਦਿ ਭਣਿਜੈ। ਅਰਿ ਪਦ ਕਹਿ ਰਿਪੁ ਪਦ ਪੁਨਿ ਦਿਜੈ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। _ਚਹੀਐ ਜਹਾ ਤਹੀ ਤੇ ਕਹੀਐ। ੧0੯੪। 
ਤਰੁ _ਅਰਿਣੀ ਸਬਦਾਦਿ _ਬਖਾਨੋ। _ਅਰਿ ਪਦ ਅੰਤਿ ਤਵਨ ਕੇ ਠਾਨੋ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ_ਮੈ ਭੇਦ ਨੈਕ ਨਹੀ ਮਾਨਹੁ। ੧0੯੫। 
ਧਰਿਸ ਅਰਿਣੀ ਸਬਦਾਦਿ ਭਣਿਜੈ। ਅਰਿ ਪਦ ਅੰਤਿ ਤਵਨ ਕੇ ਦਿਜੈ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ ਕੇ _ਬਿਥੈ ਭੇਦ ਨਹੀ ਜਾਨੋ। ੧0੯੬। 


ਬਿਰਛਰਿਣੀ ਸਬਦਾਦਿ _ਭਣੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਨਾਮ ਤੁਪਕ ਕੇ ਸਭ ਜੀਅ ਲਹੀਐ। ਜਿਹ ਚਾਹੋ ਤਿਹ ਠਵਰ ਸੁ ਕਹੀਐ। ੧0੯੭। 


ਰਦਨੀ ਆਦਿ ਉਚਾਰਨ ਕੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਭ ਸੀ ਨਾਮ ਤੁਪਕ ਲਹਿ _ਲੀਜੈ। ਜਿਹ ਚਾਹੋ ਤਿਹ ਠਵਰ ਸੁ ਭਨੀਜੈ। ੧0੯੮। 


ਰਦਨਛੰਦਨੀ ਅਰਿਣੀ ਭਾਖੋ। _ਅਰਿ ਪਦ ਅੰਤਿ ਤਵਨ ਕੇ ਰਾਖੋ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ ਮੈ ਭੇਦ ਨੈਕੁ ਨਹੀ ਜਾਨੋ। ੧0੯੯। 


੭%/ਤਲ 
ਨਾਮ ਸਕਲ _ਦੰਤਨ ਕੇ ਆਦਿ _ਬਖਾਨੀਐ। 
ਅਰਿਣੀ ਅਰਿ ਪਦ ਅੰਤਿ ਤਵਨ ਕੇ ਠਾਨੀਐ। 
ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 
ਹੋ ਦੀਯੋ _ਚਹੋ ਜਿਹ _ਠਵਰ ਤਹਾ ਹੀ _ਦੀਜੀਐ। _੧੧00। 


ਜਪਣ 
ਨ੍ਰਿਪਣੀ ਆਦਿ _ਬਖਾਨਨ ਕੀਜੈ। ਅਰਿ ਪਦ ਅੰਤਿ ਤਵਨ ਕੇ ਦੀਜੈ। 
ਸਕਲ ਤੁਪਕ ਕੇ ਨਾਮ _ਪਛਾਨੋ। _ਯਾ_ਮੈ ਭੇਦ ਕਛੁ ਨਹੀ ਜਾਨੋ। _੧੧0੧। 


ਸਸੜੁ _ ਨਾਮ ਮਾਲਾ ੫੬੯ 
੭%7#ਤਜ 


ਪਹਿਲਾਂ _“ਧਰਾਧਰਨ _ਅਰਿਣੀ” _(ਹਾਥੀ-ਸੈਨਾ) ਸ਼ਬਦ _ਬਖਾਨੋ। _(ਫਿਰ) ਉਸ ਦੇ ਅੰਤ 
ਉਤੇ 'ਸਤ੍ਰ` ਸ਼ਬਦ ਜੋੜੋ। (ਇਸ ਨੂੰ) ਸਾਰੇ ਸੁਘੜੋ ! ਤੁਪਕ ਦਾ ਨਾਮ ਸਮਝ _ਲਵੋ। ਜਿਸ ਥਾਂ 
ਚਾਹੋ, _ਉਥੇ _ ਵਰਤ _ ਲਵੋਂ।੧0੯੧। 


ਚੱਪਣ? 

ਪਹਿਲਾਂ _'ਧੂਰਿਰਾਟ ਅਰਿਣੀ” (ਸੈਨਾ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ “ਸਤਰ” 
ਪਦ ਜੋੜੋ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ ਚਾਹੋ, ਉਥੇ _ਵਰਤੋਂ।੧0੯੨। 

ਪਹਿਲਾਂ “ਫਲਧ” _(ਬ੍ਰਿਛ) ਸ਼ਬਦ ਉਚਾਰਨ ਕਰੋਂ। ਉਸ ਦੇ ਅੰਤ ਉਤੇ _“ਅਰਿ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ _ਚਾਹੋਂ, ਉਥੇ _ਬਖਾਨ _ਕਰੋਂ।੧0੯੩। 

ਪਹਿਲਾਂ “ਫਲਿ” ਸ਼ਬਦ _ਕਥਨ _ਕਰੋ। ਮਗਰੋ ਪਹਿਲਾਂ “ਅਰਿ” ਅਤੇ ਫਿਰ 'ਰਿਪੁ” ਪਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ ਲੋੜ ਹੋਵੇ, ਉਥੇ _ਕਹਿ _ਦਿਓ।੧0੯੪। 

ਪਹਿਲਾਂ 'ਤਰੁ _ਅਰਿਣੀ” (ਹਾਥੀ-ਸੈਨਾ) ਸ਼ਬਦ _ਬਖਾਨੋ। ਉਸ ਦੇ ਅੰਤ ਉਤੇ 'ਅਰਿ” ਪਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਇਸ ਵਿਚ ਕੋਈ ਭੇਦ ਨ ਮੰਨੋ। ੧0੯੫। 

ਪਹਿਲਾਂ _'ਧਰਿਸ ਅਰਿਣੀ”` (ਹਾਥੀ ਵਾਲੀ ਸੈਨਾ) ਸ਼ਬਦ ਕਥਨ ਕਰੋ। ਉਸ ਦੇ ਅੰਤ ਵਿਚ 
'ਅਰਿ” ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਭੇਦ ਨ ਸਮਝੋ।੧0੯੬। 

ਪਹਿਲਾਂ _“ਬਿਰਛਰਿਣੀ” (ਹਾਥੀ-ਸੈਨਾ) ਸ਼ਬਦ ਕਥਨ ਕਰੋ। ਉਸ ਦੇ ਅੰਤ ਵਿਚ 'ਅਰਿ? 
ਸ਼ਬਦ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ। ਜਿਸ ਥਾਂ ਉਤੇ ਚਾਹੋ, ਉਥੇ 
ਕਥਨ _ਕਰੋ।੧0੯੭। 

ਪਹਿਲਾਂ _“ਰਦਨੀ” (ਹਾਥੀ-ਸੈਨਾ) (ਸ਼ਬਦ) ਉਚਾਰਨ _ਕਰੋ। ਉਸ ਦੇ ਅੰਤ ਵਿਚ 'ਅਰਿ? 
ਸ਼ਬਦ _ਜੋੜੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝ _ਲਵੋ। _ਜਿਥੇ ਚਾਹੋ, _ਉਥੇ _ਕਥਨ 
ਕਰੋਂ ।੧0੯੮। 

(ਪਹਿਲਾਂ) _“ਰਦਨਛੰਦਨੀ _ਅਰਿਣੀ” _(ਹਾਥੀ-ਸੈਨਾ) ਕਥਨ _ਕਰੋ। _ਉਸ ਦੇ ਅੰਤ ਵਿਚ 
'ਅਰਿ” ਪਦ ਜੋੜੋਂ। (ਇਸ ਨੂੰ) ਸਭ _ਤੁਪਕ ਦਾ _ਨਾਮ _ਸਮਝੋਂ। ਇਸ ਵਿਚ ਕੋਈ ਭੇਦ ਨ 
ਸਮਝੋ।੧0੯੯। 


੭#%/=ਲ 


ਪਹਿਲਾਂ ਹਾਥੀਆਂ ਦੇ ਸਾਰੇ ਨਾਮ ਕਹੋਂ। ਉਸ ਤੋਂ ਬਾਦ 'ਅਰਿਣੀ” ਅਤੇ 'ਅਰਿ? ਪਦ ਜੋੜੋ। 
(ਇਨ੍ਹਾਂ ਨੂੰ) ਸਭ ਸੁਘੜ ਲੋਗ ਤੁਪਕ ਦੇ ਨਾਮ ਸਮਝ ਲੈਣ। ਜਿਥੇ ਚਾਹੋ, ਉਨ੍ਹਾਂ ਦੀ ਉਥੇ ਹੀ 
ਵਰਤੋ” ਕਰ _ਲਵੋਂ।੧੧00। 


ਚੱਪਣ? 
ਪਹਿਲਾਂ 'ਨ੍ਰਿਪਣੀ` (ਰਾਜੇ ਦੀ ਸੈਨਾ) ਬਖਾਨ ਕਰੋ। ਉਸ ਦੇ ਅੰਤ ਵਿਚ _'ਅਰਿ” ਪਦ 
ਜੋੜੋ। (ਇਸ ਨੂੰ) ਸਾਰੇ ਤੁਪਕ ਦਾ ਨਾਮ _ਸਮਝੋ। _ਇਸ ਵਿਚ ਕੋਈ ਭੇਦ ਨ ਸਮਝੋ।੧੧0੧। 


੫੭0 ਸੀ _ਦਸਮ-ਗ੍ਰੰਥ _ਸਾਹਿਬ ਸਸੜੁ _ਨਾਮ _ਮਾਲਾ ੫੭੧ 


ਆਦਿ ਭੂਪਨੀ ਸਬਦ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਨਾਮ ਤੁਪਕ ਕੇ ਸਭ ਲਹਿ _ਲੀਜੈ। ਜਿਹ ਚਾਹੋ ਤਿਹ ਠਵਰ _ਭਣੀਜੈ। _੧੧0੨। 


ਪਹਿਲਾਂ _'ਭੂਪਨੀ” (ਰਾਜੇ ਦੀ ਸੈਨਾ) ਸ਼ਬਦ ਕਹੋ। ਫਿਰ ਉਸ ਦੇ ਅੰਤ ਉਤੇ 'ਅਰਿ” ਪਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ। ਜਿਥੇ ਚਾਹੋ, ਉਥੇ ਕਥਨ ਕਰ ਲਵੋ।੧੧0੨। 


੭%/ਤਲ 


ਪ੍ਰਿਥਮ ਸੁਆਮਨੀ ਸਬਦ ਉਚਾਰਨ _ਕੀਜੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ। _੧੧0੩। 

ਆਦਿ _ਅਧਿਪਨੀ ਸਬਦ ਉਚਾਰਨ _ਕੀਜੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ। _੧੧0੪। 

ਧਰਦ੍ਰਿੜਨੀ ਮੁਖ ਤੇ ਸਬਦਾਦਿ _ਬਖਾਨੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 

ਸਕਲ ਤੁਪਕ ਕੇ ਨਾਮ ਜਾਨ ਜੀ _ਲੀਜੀਐ। 

ਹੋ ਸੁਘਰ _ਚਹੋ ਜਿਹਾ ਠਵਰ _ਉਚਾਰਨ _ਕੀਜੀਐ। _੧੧0੫। 
ਆਦਿ ਅਧਿਪਨੀ ਸਬਦ ਸੁ ਮੁਖ ਤੇ ਭਾਖੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਰਾਖੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਜਵਨ ਠਵਰ ਮੈ _ਚਹੀਐ ਤਹੀ ਪੁਮਾਨੀਐ। _੧੧0੬। 
ਪਤਿਣੀ ਆਦਿ _ਬਖਾਨ _ਸਤ੍ਹਣੀ _ਭਾਖੀਐ। 

ਹੋਤ ਤੁਪਕ ਕੇ ਨਾਮ ਹ੍ਿਦੈ ਮੈ ਰਾਖੀਐ। 

ਇਨ ਕੇ ਭੀਤਰ ਭੇਦ ਨ ਨੈਕ _ਪਛਾਨੀਐ। 

ਹੋ ਜਵਨ _ਠਵਰ ਮੈ _ਚਹੀਐ ਤਹੀ ਪੁਮਾਨੀਐ। _੧੧0੭। 


ਚੱਪਣਾ 


ਭੂਪਤਿਣੀ ਸਬਦਾਦਿ _ਬਖਾਨੋ। _ਅਰਿਣੀ ਸਬਦ ਅੰਤਿ ਤਿਹ ਠਾਨੋ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। ਜਵਨੈ ਠਵਰ ਰੁਚੈ ਤਹ _ਕਹੀਐ। _੧੧0੮। 


ਆਦਿ ਭੂਪਣੀ ਸਬਦ _ਬਖਾਨਹੁ। _ਅਰਿ ਪਦ ਅੰਤਿ ਤਵਨ ਕੇ ਠਾਨਹੁ। 
ਨਾਮ ਤੁਪਕ ਕੇ ਸਕਲ _ਪਛਾਨੋ। ਜਿਹ ਠਾ_ਰੂਚੈ ਸੁ ਤਹੀ ਪੁਮਾਨੋ। ੧੧0੯। 


੭%/ਤਲ 


ਬਧਕਰਣੀ ਮੁਖ ਤੇ ਸਬਦਾਦਿ _ਉਚਾਰੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 
ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ। 
ਹੋ ਜਵਨ ਠਵਰ ਰੁਚਿ ਹੋਇ ਤਹੀ ਤੇ ਦੀਜੀਐ। _੧੧੧0। 


੭%/ਤਲ 


ਪਹਿਲਾਂ _'ਸੁਆਮਨੀ” ਸ਼ਬਦ _ਦਾ ਉਚਾਰਨ ਕਰੋ। (ਫਿਰ) ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਜੋੜੋ। _(ਇਸ ਨੂੰ) ਸਭ ਸੂਝਵਾਨ ਮਨ ਵਿਚ ਤੁਪਕ ਦਾ ਨਾਮ _ਸਮਝਣ। _ਇਸ ਵਿਚ 
ਜ਼ਰਾ _ਜਿੰਨਾ _ਅੰਤਰ _ਨ__ ਸਮਝੋ।੧੧0੩। 


ਪਹਿਲਾਂ _“ਅਧਿਪਨੀ” (ਰਾਜੇ ਦੀ ਸੈਨਾ) ਸ਼ਬਦ ਉਚਾਰਨ ਕਰੋ। ਉਸ ਦੇ ਅੰਤ ਉਤੇ 'ਸਤ੍ਰ” 
ਸ਼ਬਦ ਜੋੜ ਦਿਓ। (ਇਸ ਨੂੰ) ਸਭ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝਣ। ਇਸ ਵਿਚ 
ਜ਼ਰਾ ਜਿੰਨਾ _ ਅੰਤਰ _ ਨ __ ਸਮਝਣ।੧੧0੪। 


ਪਹਿਲਾਂ _'ਧਰਦ੍ਰਿੜਨੀ` (ਰਾਜੇ ਦੀ ਸੈਨਾ) ਸ਼ਬਦ ਮੁਖ ਤੋਂ ਉਚਾਰੋ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ _ਜੋੜੋ। _(ਇਸ ਨੂੰ) ਸਭ _ਮਨ _ਵਿਚ ਤੁਪਕ _ਦੇ _ਨਾਮ _ਸਮਝੋ। _ਸੁਘੜ 
ਵਿਅਕਤੀਓ! ਜਿਥੇ ਚਾਹੋ, _ਉਥੇ _ ਉਚਾਰਨ _ ਕਰੋ।੧੧0੫। 


ਪਹਿਲਾਂ _“ਅਧਿਪਨੀ” ਸ਼ਬਦ ਮੁਖ ਤੋਂ ਉਚਾਰਨ ਕਰੋ। (ਫਿਰ) ਉਸ ਦੇ ਅੰਤ ਉਤੇ 'ਸਤ੍ਹ” 
ਸ਼ਬਦ ਜੋੜੋ। (ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ _ਸਮਝਣ। ਜਿਥੇ ਲੋੜ 
ਹੋਵੇ ਉਥੇ _ਵਰਤਣ।੧੧0੬। 


ਪਹਿਲਾਂ _'ਪਤਿਣੀ' (ਸ਼ਬਦ) ਕਹਿ ਕੇ ਫਿਰ 'ਸਤੂਣੀ”` (ਪਦ) ਉਚਾਰੋ। ਇਹ ਤੁਪਕ ਦਾ 
ਨਾਮ ਬਣਦਾ ਹੈ, ਦਿਲ ਵਿਚ ਰਖ _ਲਵੋ। ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨ ਮੰਨੋ। 
ਜਿਥੇ ਲੋੜ ਹੋਵੇ, _ਉਥੇ _ਵਰਤ _ ਲਵੋ ।੧੧0੭। 


ਚੱਪਣ? 

ਪਹਿਲਾਂ _'ਕੂਪਤਿਣੀ” (ਰਾਜੇ _ਦੀ ਸੈਨਾ) ਸ਼ਬਦ _ਬਖਾਨ _ਕਰੋਂ। _ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ। ਜਿਥੇ ਚੰਗਾ ਲਗੇ, ਉਥੇ ਕਹਿ 
ਦਦਿਓ।੧੧0੮। 

ਪਹਿਲਾਂ _'ਕੂਪਣੀ” ਸ਼ਬਦ ਕਥਨ ਕਰੋਂ। ਉਸ ਦੇ ਅੰਤ ਵਿਚ 'ਅਰਿ” ਪਦ ਜੋੜੋ। (ਇਸ 
ਨੂੰ) ਸਭ ਤੁਪਕ _ਦਾ ਨਾਮ _ਸਮਝੋ। _ਜਿਥੇ _ਠੀਕ _ਲਗੇ, _ਉਥੇ _ਵਰਤ _ਲਵੋ।੧੧0੯। 


੭%#ਤੜਲ 
“ਬਧਕਰਣੀ” ਸ਼ਬਦ ਪਹਿਲਾਂ ਮੁਖ ਤੋਂ ਉਚਾਰੋ। (ਫਿਰ) ਉਸ ਦੇ ਅੰਤ ਉਤੇ _'ਅਰਿਣੀ? 


ਸ਼ਬਦ ਜੋੜੋ। ਸਭ (ਇਸ ਨੂੰ) ਤੁਪਕ ਦਾ ਨਾਮ ਮਨ ਵਿਚ ਸਮਝ ਲਵੋ। ਜਿਥੇ ਮਨ ਕਰੇ, ਉਥੇ 
ਵਰਤ ਲਵੋ ।੧੧੧0। 


੫੭੨ 


ਸੀ _ਦਸਮ-ਗ੍ਰੰਥ _ਸਾਹਿਬ 


ਕਿੰਕਰਣੀ ਸਬਦਾਦਿ ਉਚਾਰਨ _ਕੀਜੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਦੀਜੀਐ। 
ਸਕਲ ਤੁਪਕ ਕੇ ਨਾਮ ਪਛਾਨ ਪ੍ਰਬੀਨ _ਚਿਤਿ। 
ਹੋ ਜਿਹ ਚਾਹੋ ਇਹ ਨਾਮ ਦੇਹੁ ਭੀਤਰ ਕਬਿਤ। _੧੧੧੧। 
ਜਪਣ 
ਅਨੁਚਰਨੀ ਸਬਦਾਦਿ ਉਚਰੀਐ। _ਅਰਿ ਪਦ ਅੰਤਿ ਤਵਨ ਕੇ _ਡਰੀਐ। 


ਸਭ ਸੀ ਨਾਮ ਤੁਪਕ ਕੇ ਲਹੀਐ। _ਉਚਰੋ ਤਹਾ ਠਵਰ ਜਿਹ _ਚਹੀਐ। _੧੧੧੨। 


੭%/ਤਲ 


ਆਦਿ _ਅਨੁਗਨੀ ਸਬਦ ਉਚਾਰਨ _ਕੀਜੀਐ। 
ਹਨਨੀ ਤਾ ਕੇ ਅੰਤਿ ਸਬਦ ਕੋ ਦੀਜੀਐ। 
ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 


੮ 


ਹੋ ਜਹ ਜਹ ਸਬਦ _ਚਹੀਜੈ ਤਹ ਤਹ _ਦੀਜੀਐ। _੧੧੧੩। 


ਕਿੰਕਰਣੀ ਮੁਖ ਤੇ ਸਬਦਾਦਿ _ਉਚਾਰੀਐ। 
ਮਥਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 
ਸਕਲ ਤੁਪਕ ਕੇ ਨਾਮ _ਸੁਘਰ ਜੀਅ ਜਾਨਿ ਲੈ। 


<. ੮, 


ਹੋ ਜਵਨ ਠਵਰ ਮੋ ਚਹੋ ਤਹੀ ਏ ਸਬਦ ਦੈ। ੧੧੧੪। 
ਦੰਹਾਰਾ 

ਪ੍ਰਤਨਾ ਆਦਿ ਉਚਾਰਿ ਕੈ ਅਰਿ ਪਦ ਅੰਤਿ ਉਚਾਰ। 
ਸਭ ਸੀ ਨਾਮ ਤੁਫੰਗ ਕੇ ਲੀਜੈ ਸੁ ਕਬਿ ਸੁ ਧਾਰ। ੧੧੧੫। 
ਧੁਜਨੀ ਆਦਿ ਬਖਾਨਿ ਕੈ ਅਰਿ ਪਦ ਭਾਖੋ ਅੰਤਿ। 

ਸਭ ਸ੍ਰੀ ਨਾਮ ਤੁਫੰਗ ਕੇ ਨਿਕਸਤ ਚਲੈ _ਅਨੰਤ। _੧੧੧੬। 
ਆਦਿ ਬਾਹਨੀ ਸਬਦ _ਕਹਿ ਅੰਤ ਸਤ੍ਹ ਪਦ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ। ੧੧੧੭। 
ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ ਸੁ ਦੇਹੁ। 
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੧੧੧੮। 
ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੧੧੧੯। 
ਆਦਿ ਬਿਰੂਥਨਿ ਸਬਦ ਕਹਿ ਅਤਿ ਸੜ੍ਹ ਪਦ ਦੀਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪੁਬੀਨ। _੧੧੨0। 
ਸੈਨਾ ਆਦਿ ਬਖਾਨਿ ਕੈ ਅਰਿ ਪਦ ਅੰਤਿ ਬਖਾਨ। 

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੧੧੨੧ 
ਧਨੁਨੀ ਆਦਿ _ਬਖਾਨਿ ਕੈ _ਅਰਿਣੀ ਅੰਤਿ _ਬਖਾਨ। 
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ _ਸੁਜਾਨ। ੧੧੨੨। 


ਸਸੜ ਨਾਮ ਮਾਲਾ ੫੭੩ 


ਪਹਿਲਾਂ _'ਕਿੰਕਰਣੀ” _(ਦਾਸਾਂ ਦੀ ਸੈਨਾ) ਸ਼ਬਦ ਉਚਾਰਨ _ਕਰੋਂ। _ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਪ੍ਰਬੀਨੋ ! ਤੁਪਕ ਦਾ ਨਾਮ ਸਮਝ _ਲਵੋ। ਜਿਥੇ ਠੀਕ 
ਲਗੇ, _ ਕਬਿੱਤਾ _ਵਿਚ _ ਵਰਤ _ ਲਵੋ।੧੧੧੧। 


ਚੱਪਣ? 
ਪਹਿਲਾਂ _'ਅਨੁਚਰਨੀ” (ਨੌਕਰ ਸੈਨਾ) ਸ਼ਬਦ ਉਚਾਰਨ ਕਰੋਂ। ਉਸ ਦੇ ਅੰਤ ਵਿਚ 'ਅਰਿ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋਂ। ਜਿਥੇ ਲੋੜ ਸਮਝੋ, ਉਥੇ _ਵਰਤੋ।੧੧੧੨। 


੭%/ਤਲ 


ਪਹਿਲਾਂ _'ਅਨੁਗਨੀ” (ਹੁਕਮ ਵਿਚ ਬੰਨ੍ਹੀ ਸੈਨਾ) ਸ਼ਬਦ ਉਚਾਰਨ ਕਰੋਂ। (ਫਿਰ) ਉਸ ਦੇ 
ਅੰਤ ਵਿਚ _“ਹਨਨੀ” ਸ਼ਬਦ ਜੋੜੋ। (ਇਸ ਨੂੰ) ਸਾਰੇ ਸੁਘੜ ਲੋਕ ਤੁਪਕ ਦਾ ਨਾਮ ਸਮਝ _ਲਣ। 
ਜਿਥੇ _ਕਿਥੇ _ਲੋੜ ਸਮਝਣ, _(ਇਹ) ਸ਼ਬਦ _ਵਰਤ _ਲੈਣ।੧੧੧੩। 


ਪਹਿਲਾਂ ਮੁਖ ਤੋਂ _“ਕਿੰਕਰਣੀ` ਸ਼ਬਦ ਉਚਾਰਨ ਕਰੋ। (ਫਿਰ) ਉਸ ਦੇ ਅੰਤ ਉਤੇ “ਮਥਣੀ? 
ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਸੁਘੜ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ। ਜਿਥੇ 
ਚਾਹਣ, ਇਸ ਸ਼ਬਦ _ਦੀ ਵਰਤੋਂ _ਕਰ _ਲਣ।੧੧੧੪। 


ਦੰਹਰਾ 

ਪਹਿਲਾਂ 'ਪੁਤਨਾ” (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ “ਅਰਿ” ਸ਼ਬਦ ਕਥਨ ਕਰੋਂ। 
ਇਹ ਨਾਮ _ਤੁਫੌੰਗ _ਦਾ _ਹੈ। _ਕਵੀਓ! ਹਿਰਦੇ ਵਿਚ _ਵਿਚਾਰ _ਲਵੋ।੧੧੧੫। 

ਪਹਿਲਾਂ _'ਧੁਜਨੀ” (ਸੈਨਾ) ਕਹਿ ਕੇ ਉਸ ਦੇ ਅੰਤ ਉਤੇ 'ਅਰਿ” ਸ਼ਬਦ ਕਹੋ। (ਇਸ 
ਤਰ੍ਹਾਂ) _ਤੁਫੰਗ _ਦੇ _ਨਾਮ _ ਬਣਦੇ ਚਲੇ _ ਜਾਣਗੇ।੧੧੧੬। 

ਪਹਿਲਾਂ 'ਬਾਹਨੀ” ਸ਼ਬਦ ਕਹਿ ਕੇ ਅੰਤ ਉਤੇ 'ਸਤ੍ਹ' ਪਦ ਜੋੜੋ। (ਇਸ ਨੂੰ) ਸਭ ਪ੍ਬੀਨੋ, 
ਤੁਪਕ _ਦਾ ਨਾਮ _ਸਮਝ _ਲਵੋ।੧੧੧੭। 

ਪਹਿਲਾਂ “ਕਾਮਿ” (ਕਵਚ-ਧਾਰੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਅਰਿ? ਪਦ ਜੋੜ 
ਦਿਓ। (ਇਹ) ਪ੍ਰਬੀਨੋ ! ਤੁਪਕ ਦਾ ਨਾਮ ਬਣੇਗਾ। ਸੂਝਵਾਨ ਮਨ ਵਿਚ ਵਿਚਾਰ ਲੈਣ।੧੧੧੮। 

ਪਹਿਲਾਂ “ਕਾਮਿ” ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਅਰਿ” ਸ਼ਬਦ ਕਥਨ _ਕਰੋ। 
(ਇਹ) ਨਾਮ _ਤੁਪਕ _ਦਾ ਹੋਵੇਗਾ, _ਸੁਜਾਨ _ਸਮਝ __ਲੈਣ।੧੧੧੯। 

ਪਹਿਲਾਂ 'ਬਿਰੂਥਨਿ' (ਕਵਚਧਾਰੀ ਸੈਨਾ) ਕਹਿ ਕੇ ਅੰਤ ਉਤੇ 'ਸਤ੍ਹ' ਪਦ ਜੋੜੋ। (ਇਹ) 
ਨਾਮ _ਤੁਪਕ _ਦਾ ਹੋਵੇਗਾ, _ਪੁਬੀਨ _ਸਮਝ _ ਲੈਣ।੧੧੨0। 

ਪਹਿਲਾਂ _'ਸੈਨਾ”` ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਅਰਿ? ਪਦ ਜੋੜੋਂ। (ਇਹ) ਨਾਮ 
ਤੁਪਕ _ਦਾ __ਹੋਵੇਗਾ। _(ਇਸ ਨੂੰ) ਸੁਜਾਨ ਸਮਝ _ਲੈਣ। _੧੧੨੧। 

ਪਹਿਲਾਂ _'ਧਨੁਨੀ” (ਸੈਨਾ) ਸ਼ਬਦ ਕਥਨ ਕਰ ਕੇ (ਫਿਰ) “ਅਰਿਣੀ” (ਸ਼ਬਦ) ਅੰਤ ਉਤੇ 
ਜੋੜੋ। _(ਇਹ) ਤੁਪਕ _ਦਾ ਨਾਮ _ਹੋਵੇਗਾ। _ਸੁਜਾਨੋ! _ਵਿਚਾਰ _ਲਵੋ। _੧੧੨੨। 


੫੭੪ 


੭%7#ਤਲ 

ਆਦਿ _ਧਨੁਖਨੀ ਸਬਦ ਉਚਾਰਨ _ਕੀਜੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 
ਹੋ ਯਾ ਕੇ ਭੀਤਰ ਭੇਦ ਨ ਨੈਕੁ ਪ੍ਰਮਾਨੀਐ। ੧੧੨੩। 
ਕੋਵੰਡਨੀ ਸਬਦ ਕੋ ਆਦਿ _ਉਚਾਰੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੋ ਨਾਮ ਜਾਨ ਜੀਅ ਲੀਜੀਐ। 

ਹੋ ਜਹਾ ਸਬਦ ਏ ਚਹੋਂ ਤਹੀ ਤੇ ਦੀਜੀਐ। ੧੧੨੪੧ 


ਜਪਣ 
ਇਖੁਆਸਨੀ ਪਦਾਦਿ _ਭਨੀਜੈ। _ਅਰਿਣੀ ਅੰਤਿ ਸਬਦ ਤਿਹ ਦੀਜੈ। 
ਸਕਲ ਤੁਪਕ ਕੇ ਨਾਮ _ਲਹਿਜਹਿ। ਜਹ ਚਾਹੋਂ ਤਿਹ ਠਵਰ _ਭਣਿਜਹਿ। _੧੧੨੫। 


ਕਾਰਮੁਕਨੀ ਸਬਦਾਦਿ _ਉਚਰੀਐ। _ਅਰਿਣੀ ਸਬਦ ਅੰਤਿ ਤਿਹ _ਧਰੀਐ। 
ਸਕਲ ਤੁਪਕ _ਕੇ ਨਾਮ _ਪਛਾਨੋ। ਜਹ ਚਾਹੋ ਤਿਹ _ਠਵਰ _ਬਖਾਨੋ। _੧੧੨੬। 


ਰਿਪੁ ਸੰਤਾਪਨਿ ਆਦਿ _ਬਖਾਨੋ। _ਅਰਿਣੀ ਸਬਦ ਅੰਤਿ ਤਿਹ ਠਾਨੋ। 
ਸਕਲ ਤੁਪਕ ਕੇ ਨਾਮ _ਲਹੀਜੈ। ਯਾ ਮੈ ਭੇਦ ਨੈਕੁ ਨਹੀ ਕੀਜੈ। ੧੧੨੭। 


ਰਿਪੁ ਖੰਡਣਨੀ ਆਦਿ _ਭਣਿਜੈ। _ਅਰਿਣੀ ਸਬਦ ਅੰਤਿ ਤਿਹ ਦਿਜੈ। 
ਸਕਲ ਤੁਪਕ ਕੇ ਨਾਮ ਪਛਾਨੋ। ਜਹ _ਤਹ _ਮਿਲਿ ਸੁਘਰੂਚ _ਬਖਾਨੋ। _੧੧੨੮। 


ਦੁਸਟ ਦਾਹਨੀ ਆਦਿ _ਭਨੀਜੈ। _ਅਰਿਣੀ ਸਬਦ ਅੰਤਿ ਤਿਹ ਦੀਜੈ। 
ਨਾਮ ਤੁਪਕ ਕੇ ਤੁਮ ਲਖਿ ਪਾਵਹੁ। ਜਹ ਚਾਹੋ ਤਿਹ ਠਵਰ _ਬਤਾਵਹੁ। _੧੧੨੯। 


ਰਿਪੁ ਘਾਇਨੀ _ਪਦਾਦਿ _ਬਖਾਨੋ। _ਅਰਿਣੀ ਸਬਦ ਅੰਤਿ _ਤਿਹ ਠਾਨੋ। 
ਨਾਮ ਤੁਪਕ ਕੇ ਸਕਲ _ਲਹੀਜੈ। ਜਉਨ _ਠਵਰ _ਚਹੀਐ ਤਹ _ਦੀਜੈ। ੧੧੩0। 


੭%/ਤਲ 


ਆਦਿ _ਚਾਪਣੀ ਸਬਦ ਉਚਾਰਨ _ਕੀਜੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਦੀਜੀਐ। 
ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 


<. 


ਹੋ ਜਹਾ ਚਾਹੀਐ ਸਬਦ ਸੁ ਤਹ ਤਹ ਦੀਜੀਐ। _੧੧੩੧। 


ਪ੍ਰਤੰਚਨੀ ਸਬਦ ਕੋ ਆਦਿ _ਬਖਾਨੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 

ਸਕਲ ਤੁਪਕ ਕੇ ਨਾਮ ਜਾਨ _ਜੀਅ ਲੀਜੀਐ। 

ਹੋ ਕਹੋ ਨਿਸੰਕ ਸਭ ਠਉਰ ਨ _ਗਨਤੀ _ਕੀਜੀਐ। _੧੧੩੨। 


ਸਸੜ੍ ਨਾਮ ਮਾਲਾ ੫੭੫ 
੭#%/ਤਲ 


ਪਹਿਲਾਂ _'ਧਨੁਖਨੀ” ਸ਼ਬਦ _ਉਚਾਰਨ _ਕਰੋ। _ਉਸ ਦੇ ਅੰਤ _ਉਤੇ 'ਸਤ੍ਹ” ਸ਼ਬਦ ਜੋੜੋ। 
(ਇਸ ਨੂੰ) ਸਾਰੇ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ। ਇਸ ਵਿਚ ਬਿਲਕੁਲ ਕੋਈ 
ਭੇਦ ਨ ਸੋਚਣ।੧੧੨੩। 


ਪਹਿਲਾਂ _'ਕੋਵੰਡਨੀ” _(ਧਨੁਸ਼ਧਾਰੀ ਸੈਨਾ) ਸ਼ਬਦ _ਉਚਾਰੋ। (ਫਿਰ) ਉਸ ਦੇ ਅੰਤ ਉਤੇ 
'ਅਰਿਣੀ ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਸਮਝੋਂ। ਜਿਥੇ ਕਿਥੇ ਲੋੜ 
ਸਮਝੋ, _ਇਹ _ ਸ਼ਬਦ _ ਵਰਤ _ ਲਵੋ।੧੧੨੪। 


ਚੱਪਣ? 

ਪਹਿਲਾਂ “ਇਖੁਆਸਨੀ” (ਧਨੁਸ਼ਧਾਰੀ ਸੈਨਾ) ਪਦ ਦਾ ਕਥਨ ਕਰੋ। ਫਿਰ 'ਅਰਿਣੀ” ਸ਼ਬਦ 
ਇਸ ਦੇ ਅੰਤ ਉਤੇ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ ਚਾਹੋ, ਉਥੇ ਇਸ 
ਦੀ ਵਰਤੋਂ _ਕਰੋਂ।੧੧੨੫। 

ਪਹਿਲਾਂ _'ਕਾਰਮੁਕਨੀ” (ਬਾਂਸ ਦੇ ਬਣੇ ਧਨੁਸ਼ ਵਾਲੀ ਸੈਨਾ) ਸ਼ਬਦ ਉਚਾਰੋਂ। (ਫਿਰ) ਉਸ 
ਦੇ ਅੰਤ ਤੇ 'ਅਰਿਣੀ` ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ ਚਾਹੋ, ਉਥੇ 
ਕਥਨ _ਕਰੋ।੧੧੨੬। 

ਪਹਿਲਾਂ _'ਰਿਪੁ ਸੰਤਾਪਨਿ” (ਸ਼ਬਦ) ਕਥਨ _ਕਰੋ। ਉਸ ਦੇ ਅੰਤ ਉਤੇ “ਅਰਿਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ _ਸਮਝੋ। ਇਸ ਵਿਚ ਕੋਈ ਭੇਦ ਨ _ਸਮਝੋ।੧੧੨੭। 

ਪਹਿਲਾਂ _“ਰਿਪੁ ਖੰਡਣਨੀ” (ਸ਼ਬਦ) ਕਹੋਂ। (ਫਿਰ) ਅੰਤ ਉਤੇ “ਅਰਿਣੀ”` ਸ਼ਬਦ ਜੋੜੋ। (ਇਸ 
ਨੂੰ) ਸਭ ਤੁਪਕ ਦਾ ਨਾਮ ਸਮਝੋ। ਸੁਘੜੋ! ਜਿਥੇ ਠੀਕ ਹੋਵੇ, ਉਥੇ ਵਰਤੋਂ ਵਿਚ ਲਿਆਓ।੧੧੨੮। 

ਪਹਿਲਾਂ “ਦੁਸਟ ਦਾਹਨੀ” (ਸ਼ਬਦ) ਕਥਨ ਕਰੋ। (ਫਿਰ) ਉਸ ਦੇ ਅੰਤ ਉਤੇ 'ਅਰਿਣੀ? 
ਸ਼ਬਦ _ਜੋੜੋ। _(ਇਸ ਨੂੰ) ਤੁਸੀਂ ਤੁਪਕ ਦਾ ਨਾਮ _ਸਮਝ _ਲਵੋ। _ਜਿਥੇ ਚਾਹੋ, _ਉਥੇ _ਕਥਨ 
ਕਰੇਂ ।੧੧੨੯। 

ਪਹਿਲਾਂ _“ਰਿਪੁ ਘਾਇਨੀ” ਸ਼ਬਦ ਕਥਨ ਕਰੋ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ ਜੋੜੋ। 
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। ਜਿਸ ਜਗ੍ਹਾ ਚਾਹੋ, ਉਥੇ ਵਰਤ ਲਵੋ।੧੧੩0। 


੭#/ਤਲ 


ਪਹਿਲਾਂ _'ਚਾਪਣੀ” _(ਧਨੁਸ਼ਧਾਰੀ ਸੈਨਾ) ਸ਼ਬਦ ਉਚਾਰਨ _ਕਰੋਂ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਸੂਝਵਾਨੋ ! ਤੁਪਕ ਦਾ ਨਾਮ ਸਮਝ _ਲਵੋ। ਜਿਥੇ 
ਜਿਥੇ ਲੋੜ ਹੋਵੇ, ਉਥੇ _ਉਥੇ ਇਸ _ਦੀ ਵਰਤੋਂ _ਕਰ _ਲਵੋ।੧੧੩੧। 


ਪਹਿਲਾਂ 'ਪ੍ਰਤੰਚਨੀ” (ਧਨੁਸ਼ ਵਾਲੀ ਸੈਨਾ) ਸ਼ਬਦ ਨੂੰ ਕਥਨ ਕਰੋ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ। ਬਿਨਾ ਵਿਚਾਰੇ 
ਸਭ _ ਥਾਂਵਾਂ ਤੇ _ਨਿਸੈਗ ਹੋਕੇ _ਵਰਤੋ।੧੧੩੨। 


੫੭੬ ਸੀ _ਦਸਮ-ਗ੍ਰੰਥ _ਸਾਹਿਬ 


ਰੂਆਨਲ ਛੱਟ 
ਸਤ੍ਹ _ਭੰਜਣਿ ਆਦਿ _ਬਖਾਨ। _ਰਿਪੁ ਸਬਦੁ ਬਹੁਰਿ ਪ੍ਰਮਾਨ। 
ਸਭ ਨਾਮ ਤੁਪਕ ਪਛਾਨ। ਨਹਿ ਭੇਦ ਯਾ ਮਹਿ ਜਾਨ। ੧੧੩੩। 


ਚੱਪਣ? 
ਹਰਿ ਸਕਤਣਿ ਪਦ ਆਣਿ ਭਣਿਜੈ। ਅਰਿਣੀ ਸਬਦ ਅੰਤਿ ਤਿਹ ਦਿਜੈ। 
ਨਾਮ ਤੁਪਕ ਕੇ ਸਕਲ _ਲਹੀਜੈ। ਜਹੀ _ਠਵਰ _ਚਹੀਐ ਤਹ _ਦੀਜੈ। _੧੧੩੪। 


੭%/ਤਲ 


ਬਿਸਿਖ _ਬਰਸਣੀ ਆਦਿ ਉਚਾਰਣ _ਕੀਜੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ। 
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 
ਹੋ ਕਾਬਿ ਕਬਿ ਕੇ ਭੀਤਰ ਸਦਾ ਪ੍ਰਮਾਨੀਐ। _੧੧੩੫। 


ਜਪਣ 
ਬਾਨ _ਬਰਖਣੀ ਆਦਿ _ਉਚਰੀਐ। _ਅਰਿਣੀ ਸਬਦ ਅੰਤਿ ਤਿਹ _ਧਰੀਐ। 
ਸਕਲ ਤੁਪਕ ਕੇ ਨਾਮ _ਲਹੀਜੈ। _ਜਿਹ ਚਾਹੋ __ਤਿਹ _ਠਵਰ _ਭਣੀਜੈ। _੧੧੩੬। 


੭%7#ਤਲ 
ਆਦਿ _ਬਾਨਨੀ ਸਬਦਹਿ _ਅਭੂਲਿ _ਬਖਾਨੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 
ਨਾਮ ਤੁਪਕ ਕੇ ਸਕਲ ਜਾਨ _ਜੀਅ ਲੀਜੀਐ। 


੮ 


ਹੋ ਜਹ ਚਾਹੋ ਤਹ ਸਬਦ ਤਹੀ ਤੇ ਦੀਜੀਐ। ੧੧੩੭। 
ਚੱਪਣਾ 
ਆਦਿ _ਪਨਚਨੀ ਸਬਦ _ਬਖਾਨੋ। _ਮਥਣੀ ਸਬਦ ਅੰਤਿ ਤਿਹ ਠਾਨੋ। 
ਸਭ ਸੀ ਨਾਮ ਤੁਪਕ ਕੇ ਲਹੀਐ। ਰੁਚਿ ਜੈ ਜਹੀ ਤਹੀ ਤੇ ਕਹੀਐ। ੧੧੩੮। 


ਕੋਵੰਡਜਨੀ ਆਦਿ ਉਚਰੀਐ। _ਮਥਨੀ ਅੰਤਿ ਸਬਦ _ਤਿਹ _ਧਰੀਐ। 
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ਜਹਾ ਰੁਚੈ ਤੇ ਤਹੀ ਬਖਾਨਹੁ। ੧੧੩੯। 


ਇਖੁਆਸਜਨੀ ਆਦਿ _ਭਣੀਜੈ। _ਮਥਣੀ ਅੰਤਿ ਸਬਦ ਤਿਹ ਦੀਜੈ। 
ਸਕਲ ਤੁਪਕ ਕੇ ਨਾਮ _ਲਹਿਜੈ। ਜਵਨ _ਠਵਰ _ਚਹੀਐ ਤਹ _ਦਿਜੈ। _੧੧੪0। 


ਸਸੜ ਨਾਮ ਮਾਲਾ ੫੭੭ 


ਰੂਆਮਲ ਛਾਦ 


ਪਹਿਲਾਂ 'ਸਤ੍ਹ' ਭੰਜਣਿ (ਸ਼ਬਦ) ਕਥਨ ਕਰੋ। ਫਿਰ 'ਰਿਪੁ” ਸ਼ਬਦ ਜੋੜੋ। (ਇਸ ਨੂੰ) ਸਭ 
ਤੁਪਕ ਦਾ ਨਾਮ _ਸਮਝੋ। _ਇਸ ਵਿਚ ਕੋਈ ਭੇਦ ਨ ਸਮਝੋ।੧੧੩੩। 
ਚੱਪਣ? 

ਪਹਿਲਾਂ “ਹਰਿ ਸਕਤਣਿ” (ਸ਼ੇਰ ਦੀ ਤਾਕਤ ਵਾਲੀ ਸੈਨਾ) ਸ਼ਬਦ ਕਹੋ। ਉਸ ਦੇ ਅੰਤ 
ਉਤੇ _'ਅਰਿਣੀ” ਸ਼ਬਦ ਜੋੜੋ। _ਇਸ ਨੂੰ ਸਭ ਤੁਪਕ ਦਾ ਨਾਮ _ਕਥਨ ਕਰੋ। ਜਿਥੇ ਲੋੜ ਹੋਵੇ, 
ਉਥੇ _ਵਰਤ _ ਲਵੋ ।੧੧੩੪। 


੭%/ਤਲ 


ਪਹਿਲਾਂ _“ਬਿਸਿਖ _(ਬਾਣ) _ਬਰਸਣੀ? (ਸ਼ਬਦ) ਉਚਾਰਨ _ਕਰੋ। _ਉਸ ਦੇ ਅੰਤ ਵਿਚ 
'ਅਰਿਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਮਨ ਵਿਚ ਸਮਝਣ। 
ਕਵੀ _ਲੋਗ _ਇਸ ਨੂੰ ਸਦਾ _ਕਬਿੱਤਾ _ਵਿਚ _ਵਰਤਣ।੧੧੩੫। 


ਦੱਖਣ 

ਪਹਿਲਾਂ “ਬਾਨ _ਬਰਖਣੀ” (ਸ਼ਬਦ) ਉਚਾਰੋ। ਉਸ ਦੇ ਅੰਤ ਤੇ 'ਅਰਿਣੀ” (ਸ਼ਬਦ) ਜੋੜੋ। 
(ਇਸ _ ਤਰ੍ਹਾਂ) _ਸਭ _ ਤੁਪਕ _ਦਾ _ਨਾਮ _ਗ੍ੁਹਿਣ _ਕਰੋ। _ਜਿਥੇ _ਚਾਹੋ, _ਉਥੇ _ਕਥਨ _ਕਰ 
'ਦਿਓ।੧੧੩੬। 


੭%/ਤਲ 


ਪਹਿਲਾਂ _“ਬਾਨਨੀ” ਸ਼ਬਦ ਬਿਨਾ ਭੁਲੇ ਕਥਨ ਕਰੋ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ। ਜਿਥੇ ਚਾਹੋਂ, ਇਸ ਸ਼ਬਦ ਨੂੰ 
ਵਰਤ _ਲਵੋ।੧੧੩੭। 


ਚੱਪਣ? 

ਪਹਿਲਾਂ _“ਪਨਚਨੀ? _(ਧਨੁਸ਼ਧਾਰੀ ਸੈਨਾ) ਸ਼ਬਦ ਕਥਨ _ਕਰੋ। (ਫਿਰ) ਅੰਤ ਉਤੇ “ਮਥਣੀ? 
ਸ਼ਬਦ ਨੂੰ ਜੋੜੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ। ਜਿਥੇ ਰੁਚੀ ਹੋਵੇ, ਉਥੇ ਹੀ 
ਕਹੋਂ।੧੧੩੮। 

ਪਹਿਲਾਂ _'ਕੋਵੰਡਜਨੀ” (ਧਨੁਸ਼ ਬਾਣ ਧਾਰੀ ਸੈਨਾ) (ਸ਼ਬਦ) ਉਚਾਰੋ। ਉਸ ਦੇ ਅੰਤ ਉਤੇ 
'ਮਥਨੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ ਚਿਤ ਕਰੇ, ਉਥੇ ਕਥਨ 
ਕਰੋਂ ।੧੧੩੯। 

ਪਹਿਲਾਂ _“ਇਖੁਆਸਜਨੀ” _(ਤੀਰ-ਕਮਾਨ _ਵਾਲੀ ਸੈਨਾ) (ਸ਼ਬਦ) ਕਥਨ _ਕਰੋ। _(ਫਿਰ) 
ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ ਚਿਤ 
ਕਰੇ, _ਉਥੇ _ਹੀ _ ਵਰਤੋ।੧੧੪0। 


੫੭੮ 


੭%7#ਤਲ 

ਕਾਰਮੁਕਜਨੀ ਪਦ ਕੋ ਪ੍ਰਿਥਮ ਉਚਾਰੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਐ। 

ਹੋ ਕਬਿਤ ਕਾਬਿ ਮੈ ਚਹੋ ਤਹਾ ਤੇ ਦੀਜੀਐ। ੧੧੪੧। 
ਰਿਪੁ _ਤਾਪਣੀ ਸਬਦਹਿ ਆਦਿ _ਉਚਾਰੀਐ। 
ਅਰਿਣੀ ਤਾ ਕੇ ਅੰਤਿ ਸੁ ਪਦ ਕੋ ਡਾਰੀਐ। 

ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ। 


੮ 


ਹੋ ਜਹਾ ਚਹੋ ਤਹ ਦੇਹੁ ਨ ਸੈਕਾ ਮਾਨੀਐ। _੧੧੪੨। 

ਆਦਿ ਚਾਪਣੀ ਮੁਖ ਤੇ ਸਬਦ _ਬਖਾਨੀਐ। 

ਮਥਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 

ਸਕਲ ਤੁਪਕ ਕੇ ਨਾਮ ਸੁਬੁਧਿ ਲਹਿ _ਲੀਜੀਐ। 

ਹੋ ਜਹ ਚਾਹੋ __ਤਿਹ _ਠਵਰ ਉਚਾਰਨ _ਕੀਜੀਐ। _੧੧੪੩। 
ਪਨਚ _ਧਰਨਨੀ ਆਦਿ ਉਚਾਰਨ _ਕੀਜੀਐ। 

ਮਥਣੀ ਤਾ ਕੇ ਅੰਤਿ ਸਬਦ ਕੋ _ਦੀਜੀਐ। 

ਸਕਲ ਤੁਪਕ ਕੇ ਨਾਮ _ਸੁਬੁਧਿ ਪਛਾਨੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ। _੧੧੪੪। 


ਜਪਣ 

ਆਦ ਸੁਹ੍ਦਣੀ ਸਬਦ _ਬਖਾਨੋ। _ਮਥਣੀ ਸਬਦ ਅੰਤਿ ਤਿਹ _ਠਾਨੋ। 

ਸਭ ਸੀ ਨਾਮ ਤੁਪਕ ਕੇ ਲਹੀਐ। ਜਿਹ ਠਾ_ਰੁਚੈ ਤਹੀ ਤੇ ਕਹੀਐ। ੧੧੪੫। 
੭%7=ਾਲ਼ 


ਬਲਭਣੀ _ਸਬਦਾਦਿ _ਬਖਾਨਨ _ਕੀਜੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ। 

ਸਕਲ ਤੁਪਕ ਕੇ ਨਾਮ _ਚਤੁਰ ਚਿਤਿ ਜਾਨੀਐ। 
ਹੋ ਯਾ ਕੇ ਭੀਤਰ ਭੇਦ ਨ ਨੈਕੁ ਪੁਮਾਨੀਐ। ੧੧੪੬। 


ਚੱਪਣ? 
ਸਾਖਾਇਨਣੀ ਆਦਿ _ਉਚਰੀਐ। _ਅਰਿਣੀ ਸਬਦ ਅੰਤਿ ਤਿਹ _ਧਰੀਐ। 
ਨਾਮ ਤੁਪਕ ਕੇ ਸਕਲ _ਲਹਿਜੈ। ਜਿਹ _ਚਹੀਐ ਤਿਹ _ਠਵਰ _ਭਣਿਜੈ। ੧੧੪੭। 


ਪ੍ਰੀਤਮਣੀ ਪਦ ਆਦਿ _ਬਖਾਨੀਐ। _ਮਥਣੀ ਅੰਤਿ ਤਵਨ ਕੇ _ਠਾਨੀਐ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ ਸੈ ਨੈਕੁ ਨ ਮਿਥਿਆ ਜਾਨੋ। _੧੧੪੮। 


ਸਸੜ੍ _ ਨਾਮ ਮਾਲਾ ੫੭੯ 
੭%/ਤਲ 


ਪਹਿਲਾਂ _“ਕਾਰਮੁਕਜਨੀ” (ਧਨੁਸ਼ ਬਾਣ _ਵਾਲੀ ਸੈਨਾ) ਪਦ 
ਉਤੇ _“ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ _ਸੂਝਵਾਨੋ ! ਤੁਪਕ 
ਕਬਿਂਤਾ _ਵਿਚ _ਕਵੀਓ ! ਚਾਹੋ, _ਉਥੇ _ ਵਰਤੋ।੧੧੪੧। 


ਉਚਾਰੋ। ਉਸ ਦੇ ਅੰਤ 
ਨਾਮ ਵਜੋਂ ਜਾਣੋ। ਜਿਸ 


੧7 ੨੧ 


ਪਹਿਲਾਂ 'ਰਿਪੁ ਤਾਪਣੀ” ਸ਼ਬਦ ਨੂੰ ਉਚਾਰੋ। (ਫਿਰ) ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਪਛਾਣੋ। ਇਸ ਨੂੰ ਜਿਥੇ ਕਿਥੇ ਚਾਹੋ, ਨਿਸੰਗ 


੮ 


ਹੋ ਕੇ ਵਰਤੋ। _੧੧੪੨। 


ਪਹਿਲਾਂ _“ਚਾਪਣੀ” ਸ਼ਬਦ ਮੂੰਹ ਤੋਂ ਉਚਾਰੋ। ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ। 
(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ _ਸਮਝ _ਲਵੋ। ਜਿਥੇ ਚਾਹੋ, ਇਸ ਦਾ ਉਚਾਰਨ 
ਕਰੋਂ ।੧੧੪੩। 


ਪਹਿਲਾਂ _“ਪਨਚ _ਧਰਨਨੀ” ਸ਼ਬਦ ਉਚਾਰਨ _ਕਰੋਂ। ਉਸ ਦੇ ਅੰਤ ਉਤੇ _'ਮਥਣੀ” ਸ਼ਬਦ 
ਵਰਤੋ। (ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝੋਂ। ਇਸ ਵਿਚ ਕਿਸੇ ਕਿਸਮ ਦਾ ਭੇਦ 
ਨ __ਸਮਝੋ। _ ੧੧੪੪੧ 


ਜਪਣ 
ਪਹਿਲਾਂ 'ਸੁਹ੍ਹਦਿਣੀ” (ਸੈਨਾ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ _'ਮਥਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ। _ਜਿਥੇ ਚੰਗਾ ਲਗੇ, _ਉਥੇ _ਕਹੋਂ।੧੧੪੫। 


੭%/ਤਲ 


ਪਹਿਲਾਂ _“ਬਲਭਣੀ” (ਸੈਨਾ) ਸ਼ਬਦ _ਦਾ ਬਖਾਨ _ਕਰੋ। _(ਫਿਰ) ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਸੂਝਵਾਨੋ ! ਤੁਪਕ ਦਾ ਨਾਮ ਸਮਝੋ। ਇਸ ਵਿਚ ਕਿਸੇ 
ਪ੍ਰਕਾਰ _ਦਾ _ ਫਰਕ _ ਨ _ ਜਾਣੋ।੧੧੪੬। 


ਚੱਪਣ 


ਪਹਿਲਾਂ _ “ਸਾਖਾਇਨਣੀ? _ (ਸੈਨਾ) _ਸ਼ਬਦ _ਉਚਾਰੋ। _ (ਫਿਰ) ਉਸ ਦੇ ਅੰਤ 
'ਅਰਿਣੀ” ਸ਼ਬਦ ਜੋੜੋ। _(ਇਸ ਨੂੰ) ਸਭ ਤੁਪਕ _ਦਾ _ਨਾਮ _ਸਮਝੋ। ਜਿਥੇ _ਚਾਹੋਂ, ਉਥੇ ਹੀ 
ਕਥਨ _ਕਰੋ।੧੧੪੭। 


ਪਹਿਲਾਂ _'ਪ੍ਰੀਤਮਣੀ” _ (ਸੈਨਾ) _ਸ਼ਬਦ _ਕਥਨ _ਕਰੋ। _(ਫਿਰ) ਅੰਤ ਉਤੇ _ 'ਮਥਣੀ” 


ਸ਼ਬਦ _ਜੋੜੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝੋ। _ਇਸ ਵਿਚ ਕੁਝ ਵੀ ਝੂਠ ਨ 
ਮੰਨੋ।੧੧੪੮। 


ਪ੮0 


੭%7#ਤਲ 
ਆਦਿ ਸੁਜਨਨੀ ਸਬਦ ਉਚਾਰਨ _ਕੀਜੀਐ। 
ਮਥਣੀ ਤਾ ਕੇ ਅੰਤਿ ਸਬਦ ਕੋ _ਦੀਜੀਐ। 
ਸਕਲ ਤੁਪਕ ਕੇ ਨਾਮ _ਸੁਬੁਧਿ ਜੀਅ ਜਾਨੀਐ। 
ਹੋ ਯਾ ਕੇ ਭੀਤਰ ਭੇਦ ਤਨਕ ਨਹੀ ਮਾਨੀਐ। ੧੧੪੯। 
ਪ੍ਰਿਥਮ _ਸੁਹਿਰਦਿਨੀ ਮੁਖ ਤੇ ਸਬਦ _ਉਚਾਰੀਐ। 
ਅਰਿਣੀ ਤਾ ਕੇ ਅੰਤਿ ਬਹੁਰਿ ਪਦ ਡਾਰੀਐ। 
ਸਕਲ ਤੁਪਕ ਕੇ ਨਾਮ ਚਤੁਰ ਚਿਤ ਮਾਝ _ਲਹੁ। 
ਹੋ ਕਬਿਤ ਕਾਬਿ ਮੈ ਰੁਚੈ ਤਹੀ ਤੇ ਨਾਮ ਕਹੁ। ੧੧੫0। 
ਚੱਪਣ? 
ਮਾਨੁਖਨੀ _ਸਬਦਾਦਿ _ਭਣੀਜੈ। _ਅਰਿਣੀ ਅੰਤਿ ਸਬਦ _ਤਿਹ _ਦੀਜੈ। 
ਸਕਲ ਤੁਪਕ ਕੇ ਨਾਮ _ਪਛਾਨਹੁ। _ਚਹੋ ਜਹਾ ਸਭ _ਠਵਰ _ਬਖਾਨਹੁ। _੧੧੫੧। 
ਆਦਿ _ਮਰਤਣੀ ਸਬਦ _ਬਖਾਨੋ। _ਅੰਤਕ ਸਬਦ ਅੰਤਿ ਤਿਹ ਠਾਨੋ। 
ਨਾਮ ਤੁਪਕ ਕੇ ਸਭ _ਲਹਿ _ਲੀਜੈ। ਜਿਹ ਚਾਹੋ ਤਿਹ ਠਵਰ _ਭਣੀਜੈ। _੧੧੫੨। 
ਆਦਿ _ਮਾਨੁਖਨੀ ਸਬਦ _ਬਖਾਨੋ। ਤਾ ਕੇ ਮਥਣੀ ਅੰਤਿ ਸੁ ਠਾਨੋ। 
ਨਾਮ ਤੁਪਕ ਕੇ ਸਭ _ਲਹਿ _ਲਿਜੈ। ਜਿਹ ਚਾਹੋ ਤਿਹ ਠਵਰ _ਭਣਿਜੈ। ੧੧੫੩। 


ਮਾਨਿਖਯਨੀ _ਪਦਾਦਿ _ਭਣੀਜੈ। ਅੰਤਿ ਸਬਦ _ਮਥਣੀ ਤਿਹ ਦੀਜੈ। 
ਨਾਮ ਤੁਪਕ ਕੇ ਸਕਲ _ਲਹਿਜੈ। ਰੁਚੈ ਜਹਾ ਤਿਹ _ਠਵਰ _ਭਣਿਜੈ। ੧੧੫੪। 


ਨਰਣੀ ਆਦਿ ਉਚਾਰਣ _ਕੀਜੈ। _ਅਰਿਣੀ ਅੰਤਿ ਸਬਦ ਤਿਹ ਦੀਜੈ। 
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ਯਾ ਮੈ ਭੇਦ ਨ ਨੈਕੁ ਪ੍ਰਮਾਨਹੁ। ੧੧੫੫। 


ਮਾਨਵਨੀ ਸਬਦਾਦਿ _ਭਣਿਜੈ। ਤਾ ਕੇ ਅੰਤਿ ਸਤ੍ਹ ਪਦ ਦਿਜੈ। 
ਨਾਮ ਤੁਪਕ ਕੇ ਸਕਲ _ਲਹੀਜੈ। ਸਭਾ ਮਧਿ ਬਿਨੁ _ਸੰਕ _ਕਹੀਜੈ। _੧੧੫੬। 


੭/ਤਲ 


ਪ੍ਰਿਥੀਰਾਟਨੀ ਆਦਿ ਉਚਾਰਨ _ਕੀਜੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਦੀਜੀਐ। 

ਸਕਲ ਤੁਪਕ ਕੇ ਨਾਮ ਜਾਨ _ਜੀਅ ਲੀਜੀਐ। 

ਹੋ ਇਨ ਕੇ ਕਹਤ ਨ ਸੰਕਾ ਮਨ ਮੈ ਕੀਜੀਐ। ੧੧੫੭। 


ਚੱਪਣ? 
ਛਿਤਣੀਸਣੀ ਪਦਾਦਿ _ਭਣਿਜੈ। ਅਰਿਣੀ ਪਦ ਕੋ ਬਹੁਰਿ ਕਹਿਜੈ। 
ਨਾਮ ਤੁਪਕ ਕੇ ਸਕਲ _ਬਖਾਨਹੁ। ਸਕਲ ਸਭਾ ਮੈ _ਪੁਗਟ ਪੁਮਾਨਹੁ। _੧੧੫੮। 


ਸਸੜ੍ _ ਨਾਮ ਮਾਲਾ ੫੮੧ 
੭#%/ਤਲ 


ਪਹਿਲਾਂ _“ਸੁਜਨਨੀ” (ਸੈਨਾ) ਪਦ ਕਹੋਂ। ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ 
ਨੂੰ) ਸਭ ਬੁੱਧੀਮਾਨੋ ! ਮਨ ਵਿਚ ਤੁਪਕ ਦਾ ਨਾਮ _ਸਮਝੋ। ਇਸ ਗੱਲ ਵਿਚ ਜ਼ਰਾ ਜਿੰਨਾ ਭੇਦ 
ਨ _ ਮੰਨੋ।੧੧੪੯। 


ਪਹਿਲਾਂ _'ਸੁਹਿਰਦਿਨੀ” ਸ਼ਬਦ ਨੂੰ ਮੁਖ ਵਿਚੋਂ _ਉਚਾਰੋ। _ਮਗਰੋਂ ਉਸ ਦੇ ਅੰਤ _ਉਤੇ 
'ਅਰਿਣੀ” ਸ਼ਬਦ ਜੋੜੋ। _(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ _ਦਾ ਨਾਮ _ਸਮਝਣ। 
ਜਿਥੇ _ਕਵੀ _ਕਬਿੱਤਾ _ਰਚਣ, _ਉਥੇ _ਵਰਤ _ ਲ1ਣ।੧੧੫0। 


ਚੱਪਣ? 

ਪਹਿਲਾਂ _'ਮਾਨੁਖਨੀ”` (ਸੈਨਾ) ਸ਼ਬਦ ਕਥਨ ਕਰੋ। (ਫਿਰ) ਉਸ ਦੇ ਅੰਤ ਉਤੇ 'ਅਰਿਣੀ? 
ਸ਼ਬਦ _ਵਰਤੋਂ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ ਚਾਹੋ, _ਸਭ _ਥਾਂਵਾਂ `ਤੇ 
ਵਰਤੇ ।੧੧੫੧। 

ਪਹਿਲਾਂ _“ਮਰਤਣੀ” ਸ਼ਬਦ _ਕਥਨ _ਕਰੋ। _ਉਸ ਦੇ ਅੰਤ ਉਤੇ _'ਅੰਤਕ” ਸ਼ਬਦ ਜੋੜੋ। 
(ਇਸ ਨੂੰ) ਸਭ ਤੁਪਕ ਦਾ ਨਾਮ _ਸਮਝ _ਲਵੋ। ਜਿਥੇ ਚਾਹੋ, _ਉਥੇ _ਕਥਨ _ਕਰੋ।੧੧੫੨। 

ਪਹਿਲਾਂ _'ਮਾਨੁਖਨੀ” (ਮਨੁੱਖ ਦੇ ਸਮੂਹ ਵਾਲੀ ਸੈਨਾ) ਸ਼ਬਦ ਕਥਨ ਕਰੋ। ਉਸ ਦੇ ਅੰਤ 
ਉਤੇ 'ਮਥਣੀ” ਸ਼ਬਦ ਵਰਤੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ। ਜਿਥੇ ਲੋੜ ਸਮਝੋ, 
ਉਥੇ _ ਕਥਨ _ ਕਰੋਂ ।੧੧੫੩। 

ਪਹਿਲਾਂ _'ਮਾਨਿਖਯਨੀ” (ਧੈਦਲ ਸੈਨਾ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ 'ਮਥਣੀ” 
ਸ਼ਬਦ ਵਰਤੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਜਿਥੇ ਚਿਤ ਕਰੇ, ਉਥੇ ਵਰਤੋ।੧੧੫੪। 

ਪਹਿਲਾਂ _“ਨਰਣੀ” ਸ਼ਬਦ ਉਚਾਰਨ _ਕਰੋਂ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ ਜੋੜੋ। 
(ਇਸ ਨੂੰ) ਸਭ ਤੁਪਕ ਦਾ _ਨਾਮ _ਸਮਝੋਂ। ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨ 
ਸਮਝੌ।੧੧੫੫। 

ਪਹਿਲਾਂ _'ਮਾਨਵਨੀ` ਪਦ ਕਥਨ ਕਰੋਂ। ਉਸ ਦੇ ਅੰਤ ਉਤੇ 'ਸਤ੍ਹ` ਪਦ ਜੋੜੋ। (ਇਸ 
ਨੂੰ) ਸਭ ਤੁਪਕ ਦਾ _ਨਾਮ _ਸਮਝੋ। _ਸਭਾ ਵਿਚ _ਬਿਨਾ ਸੰਗ _ਕਹਿ _ਦਿਓ।੧੧੫੬। 


੭#/ਤਲ 


ਪਹਿਲਾਂ 'ਪ੍ਰਿਥੀਰਾਟਨੀ” (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ। ਇਸ ਨੂੰ 
ਕਹਿਣ ਲਈ ਮਨ ਵਿਚ ਸੰਸਾ ਨ ਕਰੋਂ। ੧੧੫੭। 


ਚੱਪਣ? 
ਪਹਿਲਾਂ “ਛਿਤਣੀਸਣੀ` ਸ਼ਬਦ ਦਾ ਕਥਨ ਕਰੋ। ਫਿਰ 'ਅਰਣੀ” ਪਦ ਜੋੜੋ। (ਇਸ ਨੂੰ) 
ਸਭ ਤੁਪਕ ਦਾ ਨਾਮ _ਕਹੋ। ਇਸ ਨੂੰ ਸਾਰੀ ਸਭਾ ਵਿਚ ਡਟ ਕੇ _ਕਹੋ।੧੧੫੮। 


੫੮੨ 


ਸੀ _ਦਸਮ-ਗ੍ਰੰਥ _ਸਾਹਿਬ 


ਛਤ੍ਰਿਸਣੀ ਸਬਦਾਦਿ _ਭਣਿਜੈ। ਅੰਤਿ ਸਬਦ _ਮਥਣੀ ਤਿਹ ਦਿਜੈ। 
ਸਕਲ ਤੁਪਕ ਕੇ ਨਾਮ _ਪਛਾਨਹੁ। ਯਾ_ਮੈ ਭੇਦ ਨੈਕੁ ਨਹੀ ਜਾਨਹੁ। ੧੧੫੯। 


ਛਮਿ ਇਸਣੀ ਸਬਦਾਦਿ ਉਚਾਰੋ। ਮਥਣੀ ਸਬਦ ਅੰਤਿ ਤਿਹ ਡਾਰੋਂ। 
ਨਾਮ ਤੁਪਕ ਕੇ ਸਭ ਲਹਿ _ਲੀਜੈ। ਸਦਾ ਸੁਨਤ _ਬੁਧਿਜਨਨ _ਭਣੀਜੈ। _੧੧੬0। 


ਰੂਆਮਲ ਛਾਦ 
ਧਰਤੀਸਣਿ ਆਦਿ _ਬਖਾਨ। _ਅਰਿ ਸਬਦ ਅੰਤਿ ਪੁਮਾਨ। 
ਸਭ ਚੀਨ ਨਾਮ _ਤੁਫੌੰਗ। ਸਭ _ਠਵਰ _ਭਨਹੁ _ਨਿਸੰਗ। _੧੧੬੧। 
%/ਤਲ 
ਸਧਵਲਧਰਿਸਣੀ ਪਦ ਕੋ ਪ੍ਰਿਥਮ ਉਚਾਰੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 
ਅਮਿਤ ਪੁਕ ਕੇ ਨਾਮ ਚਤੁਰ ਲਹਿ ਲੀਜੀਐ। 
ਹੋ ਸਕਲ _ਬੁਧਿਜਨ ਸੁਨਤ ਉਚਾਰਨ _ਕੀਜੀਐ। _੧੧੬੨। 
ਚੱਪਾਣ? 
ਬ੍ਰਿਖਭ _ਧਰਿਸਣੀ ਆਦਿ _ਬਖਾਨੋ। ਅਰਿ ਪਦ ਅੰਤਿ ਤਵਨ ਕੇ _ਠਾਨੋ। 
ਨਾਮ ਤੁਪਕ ਕੇ ਸਭ ਲਹਿ _ਲਿਜੈ। ਸਕਲ ਸਭਾ ਤੇ _ਸੁਣਤ ਭਣਿਜੈ। ੧੧੬੩। 


ਧਾਵਲੇਸਣੀ ਆਦਿ _ਬਖਾਨੋ। _ਮਥਣੀ ਸਬਦ ਅੰਤਿ ਤਿਹ ਠਾਨੋ। 


ਨਾਮ ਤੁਪਕ ਕੇ ਸਕਲ _ਪਛਾਨੀਐ। ਸਕਲ _ਬੁਧਿਜਨ ਸੁਨਤ _ਬਖਾਨੀਐ। _੧੧੬੪। 


੭%/ਤਲ 


ਆਦਿ ਧਵਲਇਸਣੀ _ਸਬਦਾਦਿ _ਬਖਾਨੀਐ। 

ਤਾ ਕੇ ਅਰਿਣੀ ਅੰਤਿ ਸਬਦ ਕੋ ਠਾਨੀਐ। 

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ। 
ਗੁਨੀਜਨਨ ਕੀ ਸਭਾ ਉਚਾਰਨ _ਕੀਜੀਐ। _੧੧੬੫। 


ਹੋ 

ਪ੍ਰਿਥਮ ਬ੍ਰਿਖਭਣੀਇਸਣੀ ਸਬਦ _ਉਚਾਰੀਐ। 

ਮਥਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ ਨਾਮ ਚੀਨ ਲੈ ਚਤੁਰ ਚਿਤ। 

ਹੋ ਕਾਬਿ ਕਥਾ ਮੈ ਦੀਜੈ ਅਉ ਭੀਤਰ ਕਬਿਤ। _੧੧੬੬। 


ਗਾਵਿਸਇਸਣੀ ਅਬਦਹਿ ਆਦਿ ਉਚਾਰੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਅਹਿ। 

ਹੋ ਕਬਿਤ ਕਾਬਿ ਕੇ ਬੀਚ ਨਿਡਰ ਹੁਇ ਦੀਜੀਅਹਿ। ੧੧੬੭। 


ਸਸੜ ਨਾਮ ਮਾਲਾ ੫੮੩ 


ਪਹਿਲਾਂ _'ਛਤ੍ਰਿਸਣੀ` (ਰਾਜ ਸੈਨਾ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ “ਮਥਣੀ” 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਪਛਾਣੌ। ਇਸ ਵਿਚ _ਰਤਾ ਜਿੰਨਾ ਵੀ ਅੰਤਰ 
ਨ ਸਮਝੋ ।੧੧੫੯। 

ਪਹਿਲਾਂ _'ਛਮਿ ਇਸਣੀ? (ਰਾਜੇ ਦੀ ਸੈਨਾ) ਸ਼ਬਦ ਉਚਾਰੋ। ਉਸ ਦੇ ਅੰਤ ਉਤੇ 'ਮਥਣੀ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। ਬੁੱਧੀਮਾਨਾਂ ਵਿਚ ਸੁਣਾ ਕੇ ਕਹਿ 
'"ਦਿਓ।੧੧੬0। 
ਰੂਆਨਲ ਛੱਟ 

ਪਹਿਲਾਂ “ਧਰਤੀਸਣਿ” (ਸ਼ਬਦ) ਬਖਾਨ ਕਰੋ। ਉਸ ਦੇ ਅੰਤ ਉਤੇ 'ਅਰਿ?” ਸ਼ਬਦ ਜੋੜੋ। 
(ਇਸ ਨੂੰ) ਸਭ ਤੁਫੰਗ ਦਾ ਨਾਮ _ਸਮਝੋਂ। _ਸਭ ਥਾਂ _ਨਿਸੰਗ ਹੋ ਕੇ _ਕਹਿ _ਦਿਓ।੧੧੬੧। 
੭%#ਤਜ 


ਪਹਿਲਾਂ “ਧਵਲ _ਧਰਿਸਣੀ” (ਰਾਜੇ ਦੀ ਸੈਨਾ) ਪਦ ਨੂੰ ਉਚਾਰੋਂ। (ਫਿਰ) ਉਸ ਦੇ ਅੰਤ 
ਉਤੇ _'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਚਤੁਰ ਲੋਗੋ! ਤੁਪਕ ਦਾ ਨਾਮ ਸਮਝ _ਲਵੋ। ਇਸ 
ਨੂੰ ਸਾਰੇ _ਬੁਧੀਜਨਾਂ ਦੇ ਸੁਣਦੇ ਹੋਇਆਂ ਉਚਾਰਨ _ਕਰੋਂ।੧੧੬੨। 


ਚੱਪਣ? 

ਪਹਿਲਾਂ “ਬ੍ਰਿਖਭ _ਧਰਿਸਣੀ” (ਰਾਜੇ ਦੀ ਸੈਨਾ) (ਸ਼ਬਦ) ਦਾ ਕਥਨ ਕਰੋ। ਉਸ ਦੇ ਅੰਤ 
ਉਤੇ 'ਅਰਿ” ਪਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ। ਸਭ ਇਸ ਨੂੰ ਨਿਸੰਗ 
ਹੋ ਕੇ ਸਭਾ ਵਿਚ ਕਹੋ।੧੧੬੩। 

ਪਹਿਲਾਂ _'ਧਾਵਲੇਸਣੀ” (ਸ਼ਬਦ) ਕਥਨ ਕਰੋ। ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। 
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋਂ। ਸਾਰੇ ਬੁਧੀਮਾਨਾਂ ਦੇ ਸੁਣਦੇ ਹੋਇਆਂ ਬਖਾਨ ਕਰੋ।੧੧੬੪। 


੭%/ਤਲ 


ਪਹਿਲਾਂ “ਧਵਲ _ਇਸਣੀ” ਸ਼ਬਦ ਦਾ ਕਥਨ ਕਰੋ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ 


ਨੂੰ ਜੋੜੋ। (ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ _ਸਮਝੋ। ਇਸ ਦਾ ਗੁਣੀ-ਲੋਕਾਂ ਦੀ 
ਸਭਾ _ ਵਿਚ _ ਉਚਾਰਨ _ਕਰੋ।੧੧੬੫। 


ਪਹਿਲਾਂ _'ਬ੍ਰਿਖਭਣੀ ਇਸਣੀ” (ਸੈਨਾ) ਸ਼ਬਦ _ਦਾ ਉਚਾਰਨ _ਕਰੋਂ। ਉਸ ਦੇ ਅੰਤ ਉਤੇ 
“ਮਥਣੀ” ਸ਼ਬਦ ਨੂੰ ਜੋੜੋਂ। (ਇਸ ਨੂੰ) ਸਭ ਚਤੁਰ ਲੋਗੋ ! ਤੁਪਕ ਦਾ ਨਾਮ ਸਮਝ _ਲਵੋ। ਇਸ 
ਨੂੰ ਕਾਵਿ ਕਥਾ ਜਾਂ _ਕਬਿੱਤਾ _ਵਿਚ _ਵਰਤੋ।੧੧੬੬। 


ਪਹਿਲਾਂ _“ਗਾਵਿਸ _ਇਸਣੀ” ਸ਼ਬਦ ਨੂੰ ਉਚਾਰਨ _ਕਰੋ। _(ਫਿਰ) ਉਸ ਦੇ ਅੰਤ ਵਿਚ 
'ਅਰਿਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। ਇਸ ਨੂੰ ਕਬਿੱਤਾਂ 
ਅਤੇ _ਕਬਿੱਤਾ _ਵਿਚ _ਨਿਸੰਗ ਹੋਕੇ _ਵਰਤੋ।੧੧੬੭। 


੫੮੪ 


ਸੀ _ਦਸਮ-ਗ੍ਰੰਥ _ਸਾਹਿਬ 


ਭੁਵਿਸਣੀ ਪਦ ਪ੍ਰਿਥਮ ਉਚਾਰਨ _ਕੀਜੀਐ। 
ਮਥਣੀ ਤਾ ਕੇ ਅੰਤਿ ਸਬਦ ਕਹੁ _ਦੀਜੀਐ। 
ਸਕਲ ਤੁਪਕ ਕੇ _ਨਾਮ ਜਾਨ _ਜੀਯ _ਲੀਜੀਐ। 
ਹੋ _ਜਵਨ ਠਵਰ ਮੈ ਚਹੀਐ ਤਹ ਤੇ ਦੀਜੀਐ। ੧੧੬੮। 
ਜਪਣ 
ਉਰਵਿਸਣੀ ਸਬਦਾਦਿ _ਭਣਿਜੈ। ਮਥਣੀ ਅੰਤਿ ਸਬਦ ਤਿਹ ਦਿਜੈ। 
ਸਕਲ ਤੁਪਕ ਕੇ ਨਾਮ _ਲਹਿਜਹਿ। ਸਰਬ _ਠਵਰ ਬਿਨੁ _ਸੰਕ ਭਣਿਜਹਿ। ੧੧੬੯। 


ਜਗਤੀਸਣੀ _ਪਦਾਦਿ _ਬਖਾਨੋ। ਅੰਤਿ ਸਬਦ _ਮਥਣੀ ਤਿਹ ਠਾਨੋ। 
ਸਕਲ ਤੁਪਕ ਕੇ ਨਾਮ ਪਛਾਨਹੁ। ਯਾ_ਮੈ ਭੇਦ ਰਤੀ ਨ ਪੁਮਾਨਹੁ। ੧੧੭0। 


ਬਸੁਮਤੇਸਣੀ ਆਦਿ _ਉਚਰੀਐ। _ਅਰਿਣੀ ਸਬਦ ਅੰਤਿ ਤਿਹ _ਧਰੀਐ। 
ਨਾਮ ਤੁਪਕ ਕੇ _ਸਭਲਹਿ _ਲਿਜਹਿ। ਸਭਨ ਸੁਨਤ ਬਿਨੁ _ਸੰਕ _ਭਣਿਜਹਿ। _੧੧੭੧। 


੭%7#ਤੜਲ 
ਬਸੁਧੇਸਣੀ ਸਬਦ _ਕੋ__ਆਦਿ _ਉਚਾਰੀਐ। 
ਤਾ ਕੇ ਮਥਣੀ ਅੰਤਿ ਸਬਦ ਕੋ _ਡਾਰੀਐ। 
ਸਕਲ ਤੁਪਕ ਕੇ ਨਾਮ ਚਤੁਰ ਚਿਤ ਚੀਨ ਲੈ। 


੮ 


ਹੋ ਜਵਨ ਠਵਰ ਮੈ ਚਹੋ ਤਹੀ ਤੇ ਸਬਦ ਦੈ ੧੧੭੨। 


ਬੇਸੁੰਧੁਰਾਏਸਨੀ ਆਦਿ _ਬਖਾਨੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 
ਨਾਮ ਤੁਪਕ ਕੇ ਜਾਨ ਚਤੁਰ ਜੀਅ ਲੀਜੀਅਹਿ। 


੮ 


ਹੋ ਜਵਨ ਠਵਰ ਮੋ ਚਹੋ ਤਹੀ ਤੇ ਦੀਜੀਅਹਿ। ੧੧੭੩। 


ਬਸੁਮਤੇਸਣੀ ਪ੍ਰਿਥਮ ਸਬਦ ਕੋ __ਭਾਖੀਐ। 

ਅਰਿਣੀ ਤਾ ਕੇ ਅੰਤਿ ਬਹੁਰਿ ਪਦ ਰਾਖੀਐ। 

ਨਾਮ ਤੁਪਕ ਕੇ ਚਤੁਰ ਸਕਲ ਜੀਅ ਜਾਨੀਐ। 

ਹੋ ਜਹਾ ਜਹਾ _ਚਹੀਐ ਪਦ ਤਹੀ _ਬਖਾਨੀਐ। _੧੧੭੪। 


ਚੱਪਣ? 
ਸਾਮੁੰਦੂਣੀ ਏਸਣੀ ਕਹੀਐ। _ਅਰਿਣੀ ਅੰਤਿ ਸਬਦ ਕਹੁ __ਗਹੀਐ। 
ਨਾਮ ਤੁਪਕ ਕੇ ਲੇਹੁ ਸੁਜਨ ਜਨ। ਅਪਨੇ ਅਪਨੇ ਬੀਚ ਸਕਲ _ਮਨਿ। _੧੧੭੫। 


ਸਾਮੁੰਦੂਣੀਏਸਣੀ ਭਾਖੋ। _ਅਰਿਣੀ ਸਬਦ ਅੰਤਿ ਤਿਹ ਰਾਖੋ। 
ਨਾਮ ਤੁਪਕ ਕੇ ਸਕਲ _ਲਹਿਜੈ। ਸਕਲ _ਸੁਕਬਿਜਨ ਸੁਨਤ _ਭਣਿਜੈ। _੧੧੭੬। 


ਸਸੜ਼ ਨਾਮ ਮਾਲ ੫੮੫ 


ਪਹਿਲਾਂ _'ਭੁਵਿਸਣੀ” (ਰਾਜ ਸੈਨਾ) ਸ਼ਬਦ _ਦਾ _ਉਚਾਰਨ _ਕਰੋ। _ਉਸ ਦੇ ਅੰਤ ਉਤੇ 
'ਮਥਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ _ਲਵੋ। ਜਿਥੇ ਜੀ 
ਕਰੇ, ਇਸ _ਦੀ ਵਰਤੋਂ _ਕਰੋ।੧੧੬੮। 


ਚੱਪਣ? 

ਪਹਿਲਾਂ _“ਉਰਵਿਸਣੀ” (ਰਾਜੇ ਦੀ ਸੈਨਾ) ਸ਼ਬਦ ਕਥਨ _ਕਰੋ। _ਉਸ ਦੇ ਅੰਤ ਉਤੇ 
'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਬਿਨਾ ਸੰਗ ਸਭ ਥਾਂਵਾਂ ਉਤੇ 
ਵਰਣਨ ਕਰੋ।੧੧੬੯। 

ਪਹਿਲਾਂ _'ਜਗਤੀਸਣੀ”` ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। 
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ। ਇਸ ਵਿਚ ਰਤਾ ਜਿੰਨਾ ਭੇਦ ਨ ਸਮਝੋ।੧੧੭0। 

ਪਹਿਲਾਂ _“ਬਸੁਮਤੇਸਣੀ” (ਰਾਜੇ ਦੀ ਸੈਨਾ) ਸ਼ਬਦ ਉਚਾਰੋਂ। ਉਸ ਦੇ ਅੰਤ ਉਤੇ 'ਅਰਿਣੀ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। ਸਭ ਦੇ ਸੁਣਦਿਆਂ ਨਿਸੰਗ ਹੋ 
ਕੇ ਕਹੋ।੧੧੭੧। 


੭%/ਤਲ 


ਪਹਿਲਾਂ _'ਬਸੁਧੇਸਣੀ”` (ਰਾਜ ਸੈਨਾ) ਸ਼ਬਦ ਨੂੰ _ਉਚਾਰੋ। _ਉਸ ਦੇ ਅੰਤ ਉਤੇ 'ਮਥਣੀ” 
ਸ਼ਬਦ ਜੋੜੋ। (ਇਸ ਨੂੰ) ਸਾਰੇ ਚਤੁਰ ਜਨ ਤੁਪਕ ਦਾ ਨਾਮ ਸਮਝੋਂ। ਜਿਥੇ ਚਾਹੋ, ਉਥੇ ਹੀ ਇਸ 
ਦੀ _ ਵਰਤੋ _ਕਰੋ।੧੧੭੨। 


ਪਹਿਲਾਂ _'ਬੈਸੁੰਧਰਾਏਸਣੀ” (ਰਾਜੇ ਦੀ ਸੈਨਾ) (ਸ਼ਬਦ) ਕਥਨ _ਕਰੋ। (ਫਿਰ) ਉਸ ਦੇ 
ਅੰਤ ਉਤੇ 'ਅਰਿਣੀ” ਸ਼ਬਦ ਨੂੰ ਜੋੜੋਂ। (ਇਸ ਨੂੰ) ਸਭ ਚਤੁਰ ਜਨ ਮਨ ਵਿਚ ਤੁਪਕ ਦਾ ਨਾਮ 
ਸਮਝਣ। ਜਿਥੇ ਚਾਹੁਣ, ਉਥੇ _ਹੀ ਇਸ ਦਾ ਕਥਨ _ਕਰਨ।੧੧੭੩। 


ਪਹਿਲਾਂ _“ਬਸੁਮਤੇਸਣੀ” (ਰਾਜ ਸੈਨਾ) ਸ਼ਬਦ ਦਾ ਕਥਨ _ਕਰੋ। (ਫਿਰ) ਉਸ ਦੇ ਅੰਤ 
ਉਤੇ _'ਅਰਿਣੀ” ਸ਼ਬਦ _ਜੋੜੋ। (ਇਸ ਨੂੰ) ਸਭ _ਸਿਆਣਿਓ! ਤੁਪਕ ਦਾ ਨਾਮ ਹਿਰਦੇ ਵਿਚ 
ਸਮਝੋ। ਜਿਥੇ ਜਿਥੇ ਚਾਹੋ ਇਸ ਸ਼ਬਦ ਨੂੰ ਉਥੇ _ਹੀ _ਵਰਤੋਂ।੧੧੭੪। 
ਚੱਪਣ? 

(ਪਹਿਲਾਂ) 'ਸਾਮੁੰਦੂਣੀ ਏਸਣੀ” (ਸ਼ਬਦ) ਕਹੋ। (ਉਸ ਦੇ) ਅੰਤ ਉਤੇ “ਅਰਿਣੀ” ਸ਼ਬਦ 
ਜੋੜੋ। _(ਇਸ ਨੂੰ) ਸਭ ਸੁਜਾਨ ਪੁਰਸ਼ ਆਪਣੇ ਆਪਣੇ ਮਨ ਵਿਚ ਤੁਪਕ _ਦਾ ਨਾਮ _ਸਮਝ 
ਲਣ।੧੧੭੫। 

(ਪਹਿਲਾਂ) 'ਸਾਮੁੰਦੂਣੀ ਏਸਣੀ” (ਸ਼ਬਦ) ਕਥਨ _ਕਰੋ। ਉਸ ਦੇ ਅੰਤ ਉਤੇ _'ਅਰਿਣੀ? 
ਸ਼ਬਦ ਕਥਨ ਕਰੋ (ਇਸ ਨੂੰ) ਸਭ ਲੋਗ ਤੁਪਕ ਦਾ ਨਾਮ _ਸਮਝੋ। ਇਸ ਨੂੰ ਸਾਰੇ ਕਵੀਓ! 
ਸੁਣਾ _ਕੇ _ ਵਰਤੋ _ਵਿਚ _ ਲਿਆਓ।੧੧੭੬। 


ਪ੮੬ 


ਸੀ _ਦਸਮ-ਗ੍ਰੰਥ _ਸਾਹਿਬ 


ਅਚਲਾਇਸਣੀ ਆਦਿ _ਭਣਿਜੈ। ਮਥਣੀ ਸਬਦ ਅੰਤਿ ਤਿਹ ਦਿਜੈ। 


ਸਕਲ ਤੁਪਕ ਕੇ ਨਾਮ _ਲਹੀਜੈ। ਜਵਨ ਠਵਰ _ਚਹੀਐ ਹ_ਦੀਜੈ। ੧੧੭੭। 


ਵਿਪਲੀਸਿਣੀ ਪਦਾਦਿ _ਉਚਾਰੋ। _ਅਰਿਣੀ ਸਬਦ ਅੰਤਿ ਤਿਹ ਧਾਰੋ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ _ਮੈ ਭੇਦ ਨ ਰੰਚਕ ਜਾਨੋ। ੧੧੭੮। 


੭%/ਤਲ 


ਆਦਿ _ਸਾਗਰਾ ਸਬਦ _ਬਖਾਨਨ _ਕੀਜੀਐ। 

ਏਸ _ਦਰਰਨੀ ਅੰਤਿ ਤਵਨ ਕੋ _ਦੀਜੀਐ। 

ਸਕਲ ਤੁਪਕ ਕੇ ਨਾਮ _ਸੁਘਰ ਲਹਿ _ਲੀਜੀਅਹਿ। 

ਹੋ ਕਬਿਤ ਕਾਬਿ ਕੇ ਬੀਚ ਚੋ ਤਹ _ਦੀਜੀਅਹਿ। ੧੧੭੯। 
ਮਹਾਅਰਣਵੀ ਸਬਦਹਿ ਆਦਿ _ਉਚਾਰੀਐ। 

ਪਤਿ _ਮਰਦਨਨੀਹ ਅੰਤਿ ਸਬਦ ਕਹੁ _ਡਾਰੀਐ। 

ਨਾਮ ਤੁਪਕ ਕੇ ਸਕਲ ਜਾਨ _ਜੀਯ _ਰਾਖਅਹਿ। 

ਹੋ ਸਕਲ _ਸੁਜਨ ਜਨ ਸੁਨਤ ਨਿਡਰ ਹੁਇ ਭਾਖੀਅਹਿ। _੧੧੮0। 


ਜਪਣ 
ਆਦਿ ਸਿੰਧੁਣੀ ਸਬਦ _ਭਣੀਜੈ। ਪਤਿ ਅਰਦਨੀ _ਪਦਾਂਤ _ਕਹੀਜੈ। 
ਸਭ ਸ੍ਰੀ ਨਾਮ ਤੁਪਕ ਕੇ ਲਹੋਂ। ਸਕਲ ਸੁੂਜਨ ਜਨ ਸੁਨਤੇ ਕਹੋ। ੧੧੮੧ 


ਨੀਰਾਲਯਨੀ ਆਦਿ _ਉਚਰੋ। ਨਾਇਕ _ਅਰਿਣੀ ਪੁਨਿ ਪਦ ਧਰੋ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ_ਮੈ ਭੇਦ ਰਤੀਕੁ ਨ ਜਾਨੋ। ੧੧੮੨। 


ਆਦਿ ਜਲਾਲਯਣੀ ਪਦ _ਦਿਜੈ। ਪਤਿ _ਅਰਿਣੀ ਪਦ ਬਹੁਰਿ _ਭਣਿਜੈ। 
ਸਕਲ ਤੁਪਕ ਕੇ ਨਾਮ _ਪਛਾਨਹੁ। ਸਕਲ _ਸੁਜਨ ਜਨ _ਸੁਨਤ _ਬਖਾਨਹੁ। 


ਬਾਰਿਧਣੀ ਸਬਦਾਦਿ ਉਚਰੀਐ। ਪਤਿ _ਅਰਿ ਅੰਤਿ ਸਬਦ ਕੋ _ਧਰੀਐ। 


ਸਕਲ ਤੁਪਕ ਕੇ ਨਾਮ _ਕਹੀਜੈ। ਸਕਲ _ਗੁਨਿ _ਜਨਨ ਸੁਨਤ _ਭਨੀਜੈ। _੧੧੮੪। 


ਧਰਾਏਸਣੀ ਆਦਿ ਸਬਦ _ਕਹਿ। ਮਥਣੀ ਅੰਤਿ ਤਵਨ ਕੇ ਪਦ ਗਹਿ। 
ਸਕਲ ਤੁਪਕ ਕੇ ਨਾਮ _ਲਹਿਜੈ। ਸੰਕ ਛੋਰਿ ਬਿਨ ਸੰਕ ਭਣਿਜੈ। _੧੧੮੫। 


ਲੋਰਭਰੇਸਣੀ ਆਦਿ _ਉਚਰੀਐ। _ਅੰਤਿ ਸਬਦ _ਮਥਣੀ ਕਹੁ _ਧਰੀਐ। 


ਸਕਲ ਤੁਪਕ _ਕੇ ਨਾਮ _ਪਛਾਨਹੁ। _ਸੰਕ ਛੋਰਿ ਬਿਨੁ _ਸੰਕ _ਬਖਾਨਹੁ। _੧੧੮੬। 


ਸਸੜ ਨਾਮ ਮਾਲਾ ੫੮੭ 


ਪਹਿਲਾਂ _“ਅਚਲਾ __ਇਸਣੀ” (ਸੈਨਾ) (ਪਦ) ਕਥਨ ਕਰੋਂ। ਉਸ ਦੇ ਅੰਤ ਉਤੇ “ਮਥਣੀ? 
ਸ਼ਬਦ ਜੋੜੋ। _(ਇਸ ਨੂੰ) ਸਭ _ਤੁਪਕ ਦੇ _ਨਾਮ _ਸਮਝੋ। _ਜਿਥੇ ਚਾਹੋ, ਇਸ _ਦੀ ਵਰਤੋਂ 
ਕਰੋਂ ।੧੧੭੭। 

ਪਹਿਲਾਂ _“ਵਿਪਲੀਸਿਣੀ” (ਧਰਤੀ ਦੇ ਸੁਆਮੀ ਦੀ ਸੈਨਾ) ਪਦ ਕਥਨ ਕਰੋ। ਉਸ ਦੇ 
ਅੰਤ ਉਤੇ “ਅਰਿਣੀ` ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਜ਼ਰਾ 
ਜਿੰਨਾ _ਕੋਈ _ਭੇਦ ਨ _ਸਮਝੋ।੧੧੭੮। 


੭%/ਤਲ 


ਪਹਿਲਾਂ _“ਸਾਗਰਾ? (ਧਰਤੀ) ਸ਼ਬਦ ਕਥਨ _ਕਰੋ। ਉਸ ਦੇ ਅੰਤ ਉਤੇ “ਏਸ _ਦਰਰਨੀ” 
ਸ਼ਬਦ ਜੋੜੋ। (ਇਸ ਨੂੰ) ਸਭ ਸੁਘੜੋ ! ਤੁਪਕ ਦਾ ਨਾਮ ਸਮਝ ਲਵੋ। ਜਿਥੇ ਚਾਹੋ, ਕਬਿੱਤਾਂ ਅਤੇ 
ਕਾਵਿ _ਵਿਚ _ ਵਰਤੋ।੧੧੭੯। 


ਪਹਿਲਾਂ 'ਮਹਾਅਰਣਵੀ” ਸ਼ਬਦ ਦਾ ਉਚਾਰਨ ਕਰੋਂ। ਉਸ ਦੇ ਅੰਤ ਤੇ 'ਪਤਿ ਮਰਦਨਨੀ? 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਹਿਰਦੇ ਵਿਚ ਰਖੋ। ਇਸ ਨੂੰ ਸੁਜਾਨਾਂ 
ਦੀ ਸਭਾ ਵਿਚ _ਨਿਸੰਗ _ਹੋ_ ਕੇ _ਕਹੋ।੧੧੮0। 


ਚੱਪਣ? 

ਪਹਿਲਾਂ _“ਸਿੰਧਣੀ” (ਧਰਤੀ) ਸ਼ਬਦ ਕਥਨ _ਕਰੋ। (ਫਿਰ) ਅੰਤ ਉਤੇ “ਪਤਿ ਅਰਦਨੀ? 
ਸ਼ਬਦ ਕਹੋ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ। ਇਸ ਨੂੰ ਸਾਰੇ ਵਿਦਵਾਨਾਂ ਨੂੰ ਸੁਣਾ 
ਕੇ ਕਥਨ _ਕਰੋ।੧੧੮੧। 

ਪਹਿਲਾਂ _ “ਨੀਰਾਲਯਨੀ” _ (ਧਰਤੀ) _ (ਸ਼ਬਦ) _ਦਾ _ ਉਚਾਰਨ _ਕਰੋਂ। _(ਫਿਰ) _ “ਨਾਇਕ 
ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਇਕ ਰਤੀ ਜਿੰਨਾ 
ਭੇਦ ਨ ਮੰਨੋ।੧੧੮੨। 

ਪਹਿਲਾਂ _'ਜਲਾਲਯਣੀ? (ਧਰਤੀ) ਪਦ _ਰਖੋ। ਮਗਰੋ _'ਪਤਿ _ਅਰਿਣੀ` ਸ਼ਬਦ _ਕਥਨ 
ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਸਾਰੇ _ਸੁਜਾਨੋ ! ਇਸ ਨੂੰ ਸੁਣ ਕੇ ਵਰਣਨ 
ਕਰੋਂ ।੧੧੮੩। 

ਪਹਿਲਾਂ _“ਬਾਰਿਧਣੀ” (ਧਰਤੀ) ਸ਼ਬਦ ਉਚਾਰਨ _ਕਰੋ। ਅੰਤ ਉਤੇ _'ਪਤਿ _ਅਰਿ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਕਹੋ। _ਇਸ ਨੂੰ ਸਾਰੇ ਗੁਣੀ ਜਨੋ! ਸੁਣ ਕੇ ਕਥਨ 
ਕਰੋਂ।੧੧੮੪। 

ਪਹਿਲਾਂ _“ਧਰਾਏਸਣੀ” ਸ਼ਬਦ ਦਾ ਕਥਨ _ਕਰੋ। ਉਸ ਦੇ ਅੰਤ ਉਤੇ _'ਮਥਣੀ” ਸ਼ਬਦ 
ਜੋੜੋ। _(ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਸੰਗ _ਛਡ ਕੇ _ਨਿਸੰਗ ਹੋ ਕੇ _ਕਥਨ 
ਕਰੋਂ।੧੧੮੫। 

ਪਹਿਲਾਂ _“ਉਰਬਰੇਸਣੀ” _(ਰਾਜੇ _ਦੀ ਸੈਨਾ) ਕਥਨ _ਕਰੋਂ। _ਅੰਤ ਉਤੇ _“ਮਥਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋਂ। ਸ਼ੰਕਾ ਛਡ ਕੇ ਨਿਸੰਗ ਹੋਕੇ ਇਸ ਦਾ ਬਖਾਨ 
ਕਰੋਂ ।੧੧੮੬। 


੫੮੮ 


ਸੀ _ਦਸਮ-ਗ੍ਰੰਥ _ਸਾਹਿਬ 


ਗੋਰਾ ਆਦਿ ਉਚਾਰਨ _ਕੀਜੈ। ਏਸ _ਅੰਤਕਣੀ ਅੰਤਿ _ਭਣੀਜੈ। 

ਨਾਮ ਤੁਪਕ ਕੇ ਸਕਲ _ਪਛਾਨੋ। ਜਹਾ ਰੁਚੈ ਤਿਹ _ਠਵਰ ਪੁਮਾਨੋ। ੧੧੮੭। 
ਅਵਨੇਸਣੀ ਪਦਾਦਿ _ਕਹੀਜੈ। ਮਥਣੀ ਸਬਦ ਅੰਤਿ ਤਿਹ ਦੀਜੈ। 

ਸਭ ਸੀ ਨਾਮ ਤੁਪਕ ਕੇ ਲਹੀਐ। ਭੈ ਨਿਵਾਰਿ ਨਿਰਭੈ ਹੁਇ ਕਹੀਐ। ੧੧੮੮। 
ਦਿਗਜਨੀ _ਸਬਦਾਦਿ _ਭਣਿਜੈ। ਏਸਾਰਦਨੀ ਅੰਤਿ ਕਹਿਜੈ। 

ਸਕਲ ਸੁਨਾਮ ਤੁਪਕ ਕੇ _ਚੀਨਹੁ। ਜਹ ਚਾਹੋ ਤਹ ਕਹੋ _ਪ੍ਰੀਬਨਹੁ। ੧੧੮੯। 
ਕੁੰਭਿਨਾਸਨੀ ਆਦਿ _ਉਚਰੀਐ। _ਅਰਿਣੀ ਅੰਤਿ ਸਬਦ ਕਹੁ _ਧਰੀਐ। 

ਸਭੈ ਤੁਪਕ ਕੇ ਨਾਮ ਪਛਾਨੋ। ਯਾ ਮਹਿ ਝੂਠ ਨੈਕ ਨਹੀ ਜਾਨੋ। ੧੧੯0। 
ਮਹਿਏਸਣੀ ਪਦਾਦਿ _ਭਣਿਜੈ। _ਅਰਿਣੀ ਸਬਦ ਅੰਤਿ ਸਮਹਿ _ਦਿਜੈ। 

ਸਕਲ ਤੁਪਕ ਕੇ ਨਾਮ ਕਹੀਜੈ। ਜਹ ਹੀ _ਚਹੋਂ ਤਹੀ ਲੈ ਦੀਜੈ। ੧੧੯੧। 


ਮੇਦਣੇਸਣੀ ਆਦਿ _ਉਚਰੀਐ। _ਘਾਰੀ ਅੰਤਿ ਸਬਦ _ਕਹ _ਧਰੀਐ। 
ਨਾਮ ਸੁਜਾਨ ਤੁਪਕ ਕੇ ਸਭ ਹੀ। ਚਾਹੋ ਜਹਾ ਉਚਰਹੁ ਤਬ _ਹੀ। ੧੧੯੨। 


੭%/ਤਲ 


ਬਸੁੰਧਰੇਸਣੀ ਆਦਿ ਉਚਾਰਨ _ਕੀਜੀਐ। 

ਸਬਦ _ਦਾਹਨੀ ਅੰਤਿ ਤਵਨ ਕੇ _ਦੀਜੀਐ। 

ਸਕਲ ਤੁਪਕ ਕੇ ਨਾਮ ਜਾਨ _ਜੀਯ _ਲੀਜੀਅਹਿ। 

ਹੋ ਪਰਗਟ ਸਭਾ ਕੇ ਮਾਝ ਉਚਾਰਨ _ਕੀਜੀਅਹਿ। ੧੧੯੩। 


ਜਪਣ 
ਸੁੰਧਰੇਸਣੀ ਆਦਿ _ਉਚਰੀਐ। _ਮਥਣੀ ਅੰਤਿ ਸਬਦ ਕੋ __ਧਰੀਐ। 
ਸਕਲ ਤੁਪਕ ਕੇ ਨਾਮ _ਲਹੀਜੈ। ਅਧਿਕ _ਗੁਨਿਜਨਨ ਸੁਨਤ _ਭਨੀਜੈ। _੧੧੯੪। 


ਨਰਾਧਿਪਣੀ ਆਦਿ _ਭਣਿਜੈ। ਮਥਣੀ ਪਦ ਕੋ ਅੰਤਿ ਧਰਿਜੈ। 
ਸਭ ਸੀ ਨਾਮ ਤੁਪਕ ਕੇ ਲਹੀਐ। ਪ੍ਰਗਟ ਸੁਕਬਿ ਜਨ ਸੁਨਤੇ ਕਹੀਐ। _੧੧੯੫। 


੭%/ਤਲ 


ਅੜਿਲ ਮਾਨੁਖੇਸਣੀ ਆਦਿ ਉਚਾਰਨ _ਕੀਜੀਐ। 
ਅਤਕਨੀ _ਸਬਦਾਦਿ ਤਵਨ ਕੇ ਦੀਜਰੀਐ। 

ਸਕਲ ਤੁਪਕ _ਕੇ ਨਾਮ _ਚਤੁਰ _ਪਹਿਚਾਨੀਐ। 

ਹੋ _ਸੰਕਾ ਤਿਆਗ _ਉਚਰੀਐ _ਸੰਕ ਨ __ਮਾਨੀਐ। _੧੧੯੬। 
ਦੇਸਏਸਣੀ ਪਦ ਕੋ ਪ੍ਰਿਥਮ ਬਖਾਨੀਐ। 

ਅੰਤਿ ਅਰਦਨੀ ਸਬਦ _ਤਵਨ ਕੇ _ਠਾਨੀਐ। 


ਸਕਲ ਤੁਪਕ ਕੇ ਨਾਮ ਚਤੁਰ ਲਹਿ _ਲੀਜੀਐ। 
ਹੋ ਕਬਿਤੁ ਕਾਬਿ ਕੇ ਬੀਚ ਉਚਾਰਨ _ਕੀਜੀਐ। _੧੧੯੭। 


ਸਸੜ ਨਾਮ _ਮਾਲਾ ਮੁੰਦ੯ 


ਪਹਿਲਾਂ ਗੋਰਾ” (ਪ੍ਰਿਥਵੀ) (ਸ਼ਬਦ) ਉਚਾਰਨ ਕਰੋ। (ਫਿਰ) ਅੰਤ ਉਤੇ “ਏਸ ਅੰਤਕਣੀ” 
ਸ਼ਬਦ ਜੋੜੋ। ਸਭ (ਇਸ ਨੂੰ) ਤੁਪਕ ਦਾ ਨਾਮ _ਸਮਝੋ। ਜਿਥੇ ਜੀ ਕਰੇ, ਉਥੇ _ਵਰਤੋ।੧੧੮੭। 

ਪਹਿਲਾਂ “ਅਵਨੇਸਣੀ” (ਰਾਜ ਸੈਨਾ) ਸ਼ਬਦ ਕਹੋਂ। (ਫਿਰ) ਅੰਤ ਉਤੇ 'ਮਥਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਭੈ ਨੂੰ ਤਿਆਗ ਕੇ ਨਿਡਰ ਹੋਕੇ ਡਟ ਕੇ ਕਹੋ।੧੧੮੮। 

ਪਹਿਲਾਂ _“ਦਿਗਜਨੀ” (ਧਰਤੀ) ਸ਼ਬਦ _ਕਥਨ _ਕਰੋ। _ਅੰਤ ਉਤੇ _“ਏਸਾਰਦਨੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋਂ। ਜਿਥੇ ਚਾਹੋ, ਪੂਬੀਨੋ! ਉਥੇ _ਵਰਤੋ।੧੧੮੯। 

ਪਹਿਲਾਂ _'ਕੁੰਭਿਨੇਸਨੀ” ਸ਼ਬਦ _ਉਚਾਰੋ। _ਅੰਤ ਉਤੇ _'ਅਰਿਣੀ” ਸ਼ਬਦ ਜੋੜੋ। (ਇਸ ਨੂੰ) 
ਸਭ ਤੁਪਕ _ਦਾ ਨਾਮ _ਸਮਝੋ। _ਇਸ ਵਿਚ ਕੋਈ ਝੂਠ _ਨ __ਸਮਝੋ।੧੧੯0। 

ਪਹਿਲਾਂ ਮਹਿ _ਏਸਣੀ? (ਰਾਜ ਸੈਨਾ) ਸ਼ਬਦ ਦੀ _ਵਰਤੋ` ਕਰੋਂ। ਫਿਰ _'ਅਰਿਣੀ” ਸ਼ਬਦ 
ਅੰਤ ਵਿਚ _ਜੋੜੋਂ। (ਇਸ ਨੂੰ) ਸਭ _ਤੁਪਕ _ਦਾ ਨਾਮ _ਸਮਝੋ। ਜਿਥੇ _ਚਾਹੋਂ ਉਥੇ _ਹੀ ਵਰਤ 
ਲਵੇ ।੧੧੯੧। 

ਪਹਿਲਾਂ _“ਮੈਦਏਸਣੀ” ਸ਼ਬਦ ਉਚਾਰੋਂ। ਅੰਤ ਉਤੇ _'ਘਾਰੀ? (ਨਾਸ਼ਕ) ਸ਼ਬਦ ਜੋੜੋਂ। (ਇਸ 
ਨੂੰ) ਸਭ ਤੁਪਕ ਦਾ _ਨਾਮ _ਸਮਝੋ। ਜਿਥੇ ਚਾਹੋ, ਉਥੇ ਹੀ ਤਦ ਉਚਾਰ _ਦਿਓ।੧੧੯੨। 


੭%/ਤਲ 


ਪਹਿਲਾਂ _'ਬਸੁੰਧਰੇਸਣੀ” (ਪ੍ਰਿਥਵੀ ਪਤੀ ਦੀ ਸੈਨਾ) (ਸ਼ਬਦ) ਨੂੰ ਉਚਾਰੋਂ। ਉਸ ਦੇ ਅੰਤ 
ਉਤੇ 'ਦਾਹਨੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਸਮਝ _ਲਵੋ। ਸਭਾ 
ਵਿਚ ਪ੍ਰਗਟ ਰੂਪ ਵਿਚ _ਇਸ ਦਾ ਕਥਨ _ਕਰੋ।੧੧੯੩। 


ਜਪਣ 
ਪਹਿਲਾਂ _“ਬਸੁੰਧਰੇਸਣੀ” (ਸ਼ਬਦ) ਉਚਾਰਨ _ਕਰੋ। (ਫਿਰ) ਅੰਤ ਉਤੇ _'ਮਥਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋਂ। ਅਧਿਕ ਗੁਣੀ ਜਨਾਂ ਦੀ ਸਭਾ _ਵਿਚ ਸੁਣਾ 
ਕੇ ਕਥਨ _ ਕਰੋ।੧੧੯੪। 
ਪਹਿਲਾਂ _“ਨਰਾਧਿਪਣੀ” (ਰਾਜੇ ਦੀ ਸੈਨਾ) (ਸ਼ਬਦ) ਕਥਨ _ਕਰੋ। ਉਸ ਦੇ 
'ਮਥਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਕਵੀ ਜਨੋ ! (ਇਸ ਨੂੰ) ਸੁਣ 


ਕੇ _ਕਬਿੱਤਾ _ਵਿਚ _ ਵਰਤੋ।੧੧੯੫। 
੭%/ਤਲ 


ਪਹਿਲਾਂ _'ਮਾਨੁਖੇਸਣੀ” (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ। ਉਸ ਦੇ ਅੰਤ ਉਤੇ 
'ਅੰਤਕਨੀ” ਸ਼ਬਦ ਜੋੜੋਂ। (ਇਸ ਨੂੰ) ਸਭ ਚਤੁਰ _ਲੋਗ ਤੁਪਕ _ਦਾ ਨਾਮ _ਪਛਾਣੋ। _ਸੰਕਾ ਨੂੰ 
ਤਿਆਗ _ਨਿਸੈਗ _ਹੋ ਕੇ _ਇਸ ਨੂੰ ਉਚਾਰੋ।੧੧੯੬। 


ਪਹਿਲਾਂ “ਦੇਸ ਏਸਣੀ” (ਦੇਸ ਦੇ ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ। ਉਸ ਦੇ ਅੰਤ 
ਉਤੇ 'ਅਰਦਨੀ” ਸ਼ਬਦ ਜੋੜੋ। (ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ _ਲਵੋ। (ਇਸ 
ਦਾ) _ਕਬਿੱਤਾਂ ਅਤੇ _ਕਾਵਿ _ਵਿਚ _ਉਚਾਰਨ _ਕਰੋ।੧੧੯੭। 


੫੮੯0 


ਸੀ _ਦਸਮ-ਗ੍ਰੰਥ _ਸਾਹਿਬ 


ਜਨਪਦੇਸਣੀ ਆਦਿ ਉਚਾਰਨ _ਕੀਜੀਐ। 
ਅੰਤਿਯੰਤਕਨੀ ਸਬਦ ਤਵਨ ਕੇ _ਦੀਜੀਐ। 

ਸਕਲ ਤੁਪਕ ਕੇ ਨਾਮ _ਜਾਨ ਜੀਅ ਲੀਜੀਅਹਿ। 

ਹੋ ਚਹੀਅਹਿ ਠਵਰ ਜਹਾ ਸੁ ਤਹਾ ਤੇ ਦੀਜੀਅਹਿ। ੧੧੯੮। 
ਮਾਨਵੇਦੂਣੀ ਪਦ ਕੋ ਪ੍ਰਿਥਮ ਬਖਾਨੀਐ। 
ਅੰਤਯੰਤਕਨੀ ਪਦ ਕੌ ਬਹੁਰਿ ਪੁਮਾਨੀਐ। 

ਸਕਲ ਤੁਪਕ ਕੇ ਨਾਮ ਜਾਨ ਤਿਹ ਚਿਤ ਮਹਿ। 

ਹੋ ਭੂਤ ਭਵਿਖ ਭਭਵਾਨ ਇਸੀ ਕਰ ਮਿਤ ਮਹਿ। ੧੧੯੯। 
ਲੋਕਏਦੁਣੀ ਆਦਿ ਉਚਾਰਨ _ਕੀਜੀਐ। 

ਤਾ ਕੇ ਹਰਣੀ ਅੰਤਿ ਸਬਦ ਕੋ _ਦੀਜੀਐ। 

ਸਕਲ ਤੁਪਕ ਕੇ ਨਾਮ ਜਾਨ _ਜੀਯ _ਲੀਜੀਅਹਿ। 

ਹੋ ਰੈਨ ਦਿਵਸ ਸਭ ਮੁਖ ਤੇ ਭਾਖ੍ਯੋ _ਕੀਜੀਅਹਿ। ੧੨00। 


ਦੱਖਣ? 
ਲੋਕਰਾਜਨੀ ਆਦਿ _ਭਣਿਜੈ। _ਅਰਿਣੀ ਸਬਦ ਅੰਤਿ ਤਿਹ ਦਿਜੈ। 
ਸਕਲ ਤੁਪਕ ਕੇ ਨਾਮ _ਲਹੀਜੈ। _ਸਾਸਤੁ _ਸਿੰਮ੍ਿਤਨ ਮਾਠ _ਕਹੀਜੈ। _੧੨0੧। 


ਦੇਸੇਸਨੀ ਰਵਣਨੀ ਭਾਖੋ। ਅੰਤਿ ਅੰਤਕਨੀ ਸਬਦਹਿ_ਰਾਖੋਂ। 
ਸਕਲ ਤੁਪਕ ਕੇ ਨਾਮ _ਲਹੀਜੈ। ਸੁ _ਕਬਿਜਨਨ ਕੇ ਸੁਨਤ ਭਨੀਜੈ। _੧੨0੨। 


ਥਿਰਾ ਭਾਖਿ ਇਸਣੀ ਪੁਨਿ ਭਾਖੋ। ਅੰਤਿ ਅੰਤਕਨੀ ਪਦ ਕਹੁ _ਰਾਖੋ। 
ਸਕਲ ਤੁਪਕ ਕੇ ਨਾਮ _ਲਹਿਜੈ। ਸਾਸਤ _ਸਿੰਮ੍ਿਤਨ ਮਾਝ _ਭਣਿਜੈ। _੧੨0੩। 


੭%/ਤਲ 


ਪ੍ਰਿਥਮ _ਕਾਸਪੀ ਇਸਣੀ ਸਬਦ _ਬਖਾਨੀਐ। 
ਅੰਤਯੰਤਕਨੀ ਸਬਦ ਤਵਨ ਕੇ ਠਾਨੀਐ। 
ਸਕਲ ਤੁਪਕ ਕੇ ਨਾਮ ਜਾਨ _ਜੀਯ _ਲੀਜੀਐ। 
ਹੋ ਸੰਕਾ ਤਿਆਗਿ _ਨਿਸੰਕ ਉਚਾਰਨ _ਕੀਜੀਐ। _੧੨0੪। 
ਆਦਿ ਨਾਮ _ਨਾਗਨ ਕੇ ਪ੍ਰਿਥਮ _ਬਖਾਨੀਐ। 
ਪਿਤਣੀ `ਇਸਣੀ ਅੰਤਿ ਤਵਨ ਕੇ ਠਾਨੀਐ। 
ਬਹੁਰਿ _ਘਾਤਨੀ ਸਬਦ _ਤਵਨ ਕੇ _ਦੀਜੀਐ। 


੮ 


ਹੋ ਸਕਲ ਤੁਪਕ ਕੇ ਨਾਮ ਚਤੁਰ ਲਹਿ _ਲੀਜੀਐ। _੧੨0੫। 


ਸਰਪ _ਤਾਤਣੀ ਇਸਣੀ ਆਦਿ _ਉਚਾਰੀਐ। 

ਤਾ ਕੇ ਮਥਣੀ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ ਨਾਮ ਚਤੁਰ ਲਹਿ _ਲੀਜੀਐ। 

ਹੋ ਸਭ ਕਬਿਤਨ ਕੇ ਬਿਖੈ ਨਿਡਰੁ ਹੁਇ ਦੀਜੀਐ। ੧੨0੬। 


ਸਸੜ੍ੁ _ ਨਾਮ ਮਾਲਾ ੫੯੧ 


ਪਹਿਲਾਂ _'ਜਨਪਦੇਸਣੀ” (ਰਾਜੇ ਦੀ ਸੈਨਾ) (ਸ਼ਬਦ) ਉਚਾਰਨ _ਕਰੋਂ। (ਫਿਰ) ਉਸ ਦੇ 
ਅੰਤ ਉਤੇ 'ਅੰਤਕਨੀ” ਸ਼ਬਦ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ _ਲਵੋਂ। 
ਜਿਥੇ ਜੀ ਕਰੇ, _ਉਥੇ ਵਰਤੋਂ _ਕਰੋ।੧੧੯੮। 


ਪਹਿਲਾਂ _'ਮਾਨਵੇਂਦੂਵੀ` (ਬਾਦਸ਼ਾਹ _ਦੀ ਸੈਨਾ) ਸ਼ਬਦ _ਬਖਾਨ _ਕਰੋਂ। _ਮਗਰੋ'__'ਅੰਤਿ 
ਅੰਤਕਨੀ” ਸ਼ਬਦ ਜੋੜੋ। (ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣ ਲਵੋਂ। 
(ਇਹ) ਗੱਲ _ਭੂਤ, _ਵਰਤਮਾਨ _ਅਤੇ _ਭਵਿਖਤ _ਕਾਲ _ਵਿਚ _ਸਭ _ਜਾਣਦੇ _ਹਨ।੧੧੯੯। 


ਪਹਿਲਾਂ 'ਲੋਕਏਂਦੁਣੀ` (ਸ਼ਬਦ) ਦਾ ਉਚਾਰਨ _ਕਰੋਂ। ਉਸ ਦੇ ਅੰਤ ਉਤੇ _“ਹਰਣੀ” ਸ਼ਬਦ 
ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ। (ਇਸ ਦਾ) ਦਿਨ ਰਾਤ ਮੁਖ 
ਤੋਂ ਉਚਾਰਨ _ ਕਰੋ।੧੨00। 
ਚੱਪਣ? 

ਪਹਿਲਾਂ “ਲੋਕ _ਰਾਜਨੀ” (ਰਾਜ ਸੈਨਾ) (ਸ਼ਬਦ) ਕਥਨ _ਕਰੋਂ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਸ਼ਸਤਰਾਂ ਸਿਮ੍ਹਿਤੀਆਂ ਵਿਚ ਇਸ 
ਨੂੰ ਸ਼ਾਮਲ _ਕਰੋ।੧੨0੧। 

(ਪਹਿਲਾਂ) _'ਦੇਸੇਸਨੀ _ਰਵਣਨੀ” (ਰਾਜੇ _ਦੁਆਰਾ _ਅਨੁਸ਼ਾਸਿਤ ਸੈਨਾ) (ਸ਼ਬਦ) _ਕਹੋ। 
ਅੰਤ ਵਿਚ 'ਅੰਤਕਨੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਸਮਝੋ। ਕਵੀ ਜਨੋ। 
(ਇਸ ਨੂੰ) ਸੁਣਾ ਕੇ ਕਥਨ _ਕਰੋ।੧੨0੨। 

ਪਹਿਲਾਂ _'ਥਿਰਾ” ਫਿਰ “ਇਸਣੀ” ਸ਼ਬਦ ਕਹੋ। ਅੰਤ ਉਤੇ 'ਅੰਤਕਨੀ”“ ਪਦ ਨੂੰ ਜੋੜੋ। 
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਜਾਣੋ। (ਇਸ ਦਾ) ਸ਼ਸਤਰਾਂ _ਸਿਮ੍ਿਤੀਆਂ ਵਿਚ ਕਥਨ 
ਕਰੋਂ ।੧੨0੩। 


੭#/ਤਲ 


ਪਹਿਲਾਂ _'ਕਾਸਪੀ ਇਸਣੀ” (ਸ਼ਬਦ) ਦਾ ਬਖਾਨ ਕਰੋਂ। ਉਸ ਦੇ ਅੰਤ ਉਤੇ 'ਅੰਤਕਨੀ” 
ਸ਼ਬਦ ਜੋੜੋ। (ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ। ਸ਼ੰਕਾ ਨੂੰ ਤਿਆਗ 
ਕੇ ਇਸ ਦਾ ਨਿਸੈਗ ਉਚਾਰਨ _ਕਰੋ।੧੨0੪। 


ਪਹਿਲਾਂ _“ਨਾਗਨ” _ਦਾ _ਨਾਮ _ਉਚਾਰਨ _ਕਰੋਂ। _(ਫਿਰ) ਉਸ ਦੇ ਅੰਤ ਉਤੇ _'ਪਿਤਣੀ 
ਇਸਣੀ” ਸ਼ਬਦ ਨੂੰ ਜੋੜੋ। ਉਸ ਦੇ ਮਗਰੋਂ _'ਘਾਤਨੀ” ਸ਼ਬਦ ਨੂੰ ਰਖੋ। (ਇਸ ਨੂੰ) ਸਭ ਚਤੁਰ 
ਜਨ ਤੁਪਕ _ਦਾ _ਨਾਮ _ਸਮਝ _ਲੈਣ।੧੨0੫। 


ਪਹਿਲਾਂ “ਸਰਪ _ਤਾਤਣੀ (ਸੌਪਾਂ ਵਾਲੀ ਧਰਤੀ) ਇਸਣੀ” (ਸ਼ਬਦ) ਉਚਾਰਨ _ਕਰੋ। ਉਸ 
ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਸੂਝਵਾਨੋ ! ਤੁਪਕ ਦੇ ਨਾਮ ਸਮਝ ਲਵੋ। 
(ਇਸ ਦਾ) ਕਬਿੱਤਾਂ ਵਿਚ _ਨਿਸੰਗ ਹੋਕੇ ਵਰਣਨ _ਕਰੋ।੧੨0੬। 


ਸੀ _ਦਸਮ-ਗ੍ਰੰਥ _ਸਾਹਿਬ 


ਇੰਦਏੱਦੂਣੀ ਆਦਿ ਉਚਾਰਨ _ਕੀਜੀਐ। 

ਮਥਣੀ ਤਾ ਕੇ ਅੰਤਿ ਸਬਦ ਕੋ _ਦੀਜੀਐ। 

ਸਕਲ ਤੁਪਕ ਕੇ ਨਾਮ _ਜਾਨ _ਜੀਯ _ਲੀਜੀਅਹਿ। 

ਹੋ ਕਬਿਤ ਕਾਬਿ ਕੇ ਮਾਝ ਨਿਡਰ ਹੁਇ ਦੀਜੀਅਹਿ। ੧੨0੭। 


ਚੱਪਣਾ 


ਦੇਵਦੇਵਣੀ ਆਦਿ _ਉਚਰੀਐ। _ਏਸਰਾਂਤਕਨ ਪੁਨਿਪਦ _ਧਰੀਐ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। _ਸੰਕ ਤਿਆਗ ਨਿਰਸੰਕ ਹੁਇ ਕਹੀਐ। ੧੨0੮। 


੭%/ਤਲ 


ਸਕ੍ਰਤਾਤ ਅਰਿਣੀ ਸਬਦਾਦਿ _ਬਖਾਨੀਐ। 
ਮਥਣੀਤਾਕੇ ਅੰਤਿ ਸਬਦ _ਕੋ_ਠਾਨੀਐ। 

ਸਕਲ ਤੁਪਕ ਕੇ ਨਾਮ _ਹੀਯੇ _ਪਹਿਚਾਨੀਐ। 

ਹੋ ਕਥਾ _ਬਾਰਤਾ ਭੀਤਰ ਨਿਡਰ _ਬਖਾਨੀਐ। _੧੨0੯। 


ਸਤਕ੍ਰਿਤੇਸਣੀ ਇਸਣੀ ਆਦਿ _ਉਚਾਰੀਐ। 

ਤਾ ਕੇ ਅਰਿਣੀ ਅੰਤਿ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ _ਨਾਮ ਜਾਨ _ਜੀਯ _ਲੀਜੀਐ। 

ਹੋ ਸਕਲ _ਗੁਨਿਜਨਨ ਸੁਨਤ ਉਚਾਰਨ _ਕੀਜੀਐ। _੧੨੧0। 


ਚੱਪਣ? 
ਸਚੀਪਤਿਸਣੀ ਇਸਣੀ ਭਾਖੋ। ਮਥਣੀ ਸਬਦ ਅੰਤ ਕੋ ਰਾਖੋ। 
ਸਕਲ ਤੁਪਕ ਕੇ ਨਾਮ _ਲਹੀਜੈ। ਦੇਸ ਦੇਸ ਕਰਿ ਪ੍ਰਗਟ _ਭਨੀਜੈ। _੧੨੧੧। 


੭%/ਤਲ 


ਸਕੰਦੁਨਤਾਤਣੀ ਏਸਣੀ ਭਾਖੀਐ। 

ਮਥਣੀ ਤਾ ਕੇ ਅੰਤਿ ਸਬਦ ਕੋ _ਰਾਖੀਐ। 

ਨਾਮ ਤੁਪਕ ਕੇ ਚਿਤ ਮੈ ਚਤਰ _ਪਛਾਨੀਐ। 

ਹੋ ਬਿਨਾ ਕਪਟ ਤਿਨ ਲਖੋ ਨ ਕਪਟ ਪੁਮਾਨੀਐ। _੧੨੧੨। 


ਕਊਸਕੇਸਣੀ ਇਸਣੀ ਪ੍ਰਿਥਮ _ਬਖਾਨਿ ਕੈ। 
ਮਥਣੀ ਤਾਕੇ ਅਘਤ ਸਬਦ ਕੋ _ਠਾਨਿ ਕੈ। 
ਸਕਲ ਤੁਪਕ _ਕੇ ਨਾਮ _ਚਤੁਰ _ਪਹਿਚਾਨੀਐ। 
ਹੋ ਕਹੇ ਹਮਾਰੇ ਬਚਨ ਸਤਿ _ਕਰਿ _ਮਾਨੀਐ। _੧੨੧੩। 


ਚੱਪਣ 


ਬਾਸਵੇਸਣੀ ਆਦ _ਭਣਿਜੈ। ਅੰਤਿ ਸਬਦ _ਅਰਿਣੀ ਤਿਹ ਦਿਜੈ। 
ਨਾਮ ਤੁਪਕ ਕੇ ਸਭ _ਜੀਯ _ਜਾਨੋ। _ਸੰਕ ਤਿਆਗ _ਨਿਰਸੰਕ _ਬਖਾਨੋ। _੧੨੧੪। 


ਸਸੜ ਨਾਮ _ਮਾਲਾ ੫੯੩ 


ਪਹਿਲਾਂ “ਇੰਦੂ ਏੱਦੂਣੀ” (ਇੰਦਰ ਦੇ ਸੁਆਮੀ ਕਸ਼੍ਯਪ ਵਾਲੀ ਧਰਤੀ) ਸ਼ਬਦ ਉਚਾਰਨ 
ਕਰੋ। (ਫਿਰ) ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ 
ਨਾਮ ਜਾਣ ਲਵੋ। (ਇਸ ਦਾ ਕਵੀਓ !) ਨਿਡਰ ਹੋ ਕੇ ਕਬਿੱਤਾਂ ਅਤੇ ਵਿਚ ਪੁਯੋਗ ਕਰੋ।੧੨0੭। 


ਚੱਪਣਾ 

ਪਹਿਲਾਂ _ ਦੇਣ _ਦੇਵਣੀ” _(ਕਸ਼੍ਯਪ _ਦੀ _ਧਰਤੀ) _ਦਾ ਉਚਾਰਨ _ਕਰੋਂ। _(ਫਿਰ) 
“ਏਸਰਾਂਤਕਨ” ਪਦ ਨੂੰ ਜੋੜੋ। ਸਭ (ਇਸ ਨੂੰ) ਤੁਪਕ ਦਾ ਨਾਮ ਕਰ ਕੇ _ਜਾਣੋ। ਸਗ ਤਿਆਗ 
ਕੇ ਨਿਸੰਗ ਹੋ ਕੇ (ਇਸ ਦਾ) ਕਥਨ _ਕਰੋ।੧੨0੮। 


੭%/ਤਲ 


ਪਹਿਲਾ 'ਸਕ੍ਰ _ਤਾਤ ਅਰਿਣੀ” (ਇੰਦਰ ਦੇ ਪਿਤਾ ਕਸ਼ਯਪ ਵਾਲੀ ਧਰਤੀ) ਸ਼ਬਦ ਕਥਨ 
ਕਰੋ। ਉਸ ਦੇ ਅੰਤ ਉਤੇ 'ਮਥਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ 
ਵਿਚ _ਸਮਝੋ। _(ਇਸ ਨੂੰ) ਕਥਾ ਵਾਰਤਾ ਵਿਚ _ਨਿਡਰ ਹੋਕੇ _ਕਹੋ।੧੨0੯। 


ਪਹਿਲਾਂ “ਸਤ _ਕਿਤ੍ਰੇਸਣੀ ਇਸਣੀ” (ਸ਼ਬਦ) ਕਥਨ ਕਰੋ। ਉਸ ਦੇ ਅੰਤ ਉਤੇ 'ਅਰਿਣੀ” 
ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ। ਸਾਰੇ ਗੁਣੀ 
ਜਨੋ! (ਇਸ ਦਾ) ਸੁਣ ਕੇ ਪ੍ਰਯੋਗ _ਕਰੋ।੧੨੧0। 


ਦੱਖਣ 

ਪਹਿਲਾਂ “ਸਚੀ _ਪਤਿਸਣੀ ਇਸਣੀ” (ਇੰਦਰ ਦੇ ਪਿਤਾ ਕਸ਼ਯਪ _ਦੀ ਧਰਤੀ) (ਸ਼ਬਦ) 
ਕਥਨ ਕਰੋ। ਅੰਤ ਵਿਚ 'ਮਥਣੀ” ਸ਼ਬਦ ਰਖੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਦੇਸ 
ਦੇਸਾਂਤਰ ਵਿਚ _(ਇਸ ਦਾ) ਪ੍ਰਗਟ ਰੂਪ _ਵਿਚ _ਕਥਨ _ਕਰੋ।੧੨੧੧। 


੭#/ਤਲ 


(ਪਹਿਲਾਂ) 'ਸਕੰਦੂਨ (ਇੰਦਰ) _ਤਾਤਣੀ _ਏਸਣੀ” (ਸ਼ਬਦ) ਕਥਨ _ਕਰੋ। ਉਸ ਦੇ ਅੰਤ 
ਉਤੇ 'ਮਥਣੀ” ਸ਼ਬਦ ਰਖੋ। (ਇਸ ਨੂੰ) ਚਤੁਰ ਲੋਗ ਤੁਪਕ ਦੇ ਨਾਮ ਵਜੋਂ ਧਾਰਨ ਕਰੋ। (ਇਸ 
ਦਾ) _ਨਿਸ਼ਕਪਟ _ਹੋ_ਕੇ ਪ੍ਰਮਾਣਿਕ ਪ੍ਰਯੋਗ _ਕਰੋ।੧੨੧੨। 


ਪਹਿਲਾਂ _'ਕਊਸਕੇਸਣੀ _ਇਸਣੀ” (ਇੰਦਰ ਦੇ ਸੁਆਮੀ ਦੀ ਸੈਨਾ) ਕਥਨ _ਕਰੋ। _ਉਸ 
ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ _ਸਮਝੋ। 
ਮੇਰੇ ਕਹੇ ਬਚਨ ਨੂੰ ਸਚ _ਕਰ ਕੇ ਮੰਨੋ।੧੨੧੩। 
ਜਪਣ 

ਪਹਿਲਾਂ _“ਬਾਸਵੇਸਣੀ` (ਇੰਦਰ ਦੇ ਸੁਆਮੀ ਦੀ ਧਰਤੀ) (ਸ਼ਬਦ) ਕਹੋ। ਉਸ ਦੇ ਅੰਤ 
ਉਤੇ 'ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ। 
ਸ਼ੰਕਾ ਨੂੰ ਤਿਆਗ _ਕੇ _ਨਿਸੰਗ _ਹੋ ਕੇ _ਬਖਾਨ _ਕਰੋ।੧੨੧੪। 


੫੮੯੪ 


ਬਰਹਾ _`ਇਸਣੀ _ਅਰਿਣੀ ਆਦਿ _ਬਖਾਨੀਐ। 
ਸਕਲ ਤੁਪਕ ਕੇ ਨਾਮ ਸੁ ਚਿਤ ਮੈ ਜਾਨੀਐ। 
ਸੰਕ ਤਿਆਗਿ ਨਿਰੰਕ ਉਚਾਰਨ _ਕੀਜੀਐ। 
ਹੋ ਸਤਿ ਸੁ ਬਚਨ ਹਮਾਰੇ ਮਾਨੇ ਲੀਜੀਐ। _੧੨੧੫। 


ਦੰਹਰਾ 


ਮਘਵੇਸਰਣੀ ਇਸਰਣੀ ਪ੍ਰਿਥਮੈ ਪਦਹਿ _ਉਚਾਰ। 
ਨਾਮ ਤੁਪਕ ਕੇ ਹੋਤ ਹੈਂ ਲੀਜੈ ਸੁਕਬਿ ਸੁ ਧਾਰ। ੧੨੧੬। 


ਮਾਤਲੇਸਣੀ ਏਸਣੀ ਮਥਣੀ ਅੰਤਿ ਉਚਾਰ। 
ਨਾਮ ਤੁਪਕ ਕੇ ਹੋਤ ਹੈ ਲੀਜਹਿ ਸੁਕਬਿ ਸੁ _ਧਾਰ। ੧੨੧੭। 


ਚੱਪਣਾ 


ਜਿਸਨਏਸਣੀ ਆਦਿ _ਭਣਿਜੈ। ਇਸਣੀ ਮਥਣੀ ਅੰਤਿ _ਕਹਿਜੈ। 
ਸਭ ਸ੍ਰੀ ਨਾਮ ਤੁਪਕ ਕੇ _ਲਹੀਐ। ਦੀਜੈ ਤਵਨ ਠਵਰ ਜਹ _ਚਹੀਐ। _੧੨੧੮। 


੭%7=ਲ਼ 
ਪ੍ਰਿਥਮ _ਪੁਰੰਦਰ _ਇਸਣੀ ਸਬਦ _ਬਖਾਨੀਐ। 
ਇਸਣੀ ਮਥਣੀ ਪਦ ਕੋ ਬਹੁਰਿ ਪ੍ਰ੍ਮਾਨੀਐ। 
ਨਾਮ ਤੁਪਕ ਕੇ ਸਕਲ ਜਾਨ _ਜੀਯ _ਲੀਜੀਅਹਿ। 
ਹੋ ਸੰਕ ਤਿਆਗ _ਨਿਰਸੰਕ ਉਚਾਰਨ _ਕੀਜੀਅਹਿ। ੧੨੧੯। 


ਬਜ੍ੁਧਰਿਸਣੀ ਅਰਿਣੀ ਆਦਿ _ਉਚਾਰੀਐ। 

ਨਾਮ ਤੁਪਕ ਕੇ ਚਿਤ ਮੈ ਚਤੁਰ ਬਿਚਾਰੀਐ। 

ਸੰਕ _ਤਯਾਗ _ਨਿਰਸੰਕ ਹੁਇ ਸਬਦ _ਬਖਾਨੀਐ। 

ਹੋ ਕਿਸੀ ਸੁਕਬਿ ਕੀ ਕਾਨ ਮਨ ਮੈ ਆਨੀਐ। ੧੨੨0। 


ਤੁਰਾਖਾੜ ਪਿਤਣੀ ਇਸਣੀ ਪਦ _ਭਾਖੀਐ। 

ਅਰਿਣੀ ਤਾ ਕੇ ਅੰਤਿ ਸਬਦ ਕੋ _ਰਾਖੀਐ। 

ਸਕਲ ਤੁਪਕ ਕੇ ਨਾਮ _ਹੀਯੈ _ਪਹਿਚਾਨੀਅਹਿ। 

ਹੋ ਚਤੁਰ ਸਭਾ ਕੇ ਬੀਚ _ਨਿਸੰਕ _ਬਖਾਨੀਅਹਿ। ੧੨੨੧। 


ਇੰਦ੍ਰੇਣੀਇੰਦਰਾਣੀ ਆਦਿ _ਬਖਾਨਿ ਕੈ। 

ਅਰਿਣੀ ਤਾ ਕੇ ਅੰਤਿ ਸਬਦ ਕੋ_ਠਾਨਿ ਕੈ। 

ਸਕਲ ਤੁਪਕ ਕੇ _ਨਾਮ ਜਾਨ _ਜੀਯ _ਲੀਜੀਐ। 

ਹੋ ਕਬਿਤ ਕਾਬਿ ਕੇ ਬੀਚ ਨਿਡਰ ਹੁਇ ਦੀਜੀਐ। _੧੨੨੨। 


ਸਸੜ੍ _ ਨਾਮ ਮਾਲਾ ੫੮੯੫ 
੭%/ਤਲ 


ਪਹਿਲਾਂ 'ਬਰਹਾ (ਇੰਦਰ) ਇਸਣੀ ਅਰਿਣੀ” ਕਥਨ ਕਰੋ। (ਇਸ ਨੂੰ) ਸਭ ਤੁਪਕ ਦੇ 
ਨਾਮ ਵਜੋਂ ਚਿਤ ਵਿਚ ਜਾਣੋ। ਸ਼ੰਕਾ ਨੂੰ ਤਿਆਗ ਕੇ _ਨਿਸੰਗ ਉਚਾਰਨ ਕਰੋ। ਮੇਰੇ ਇਹ ਬਚਨ 
ਸਚ ਕਰ _ਕੇ ਮੰਨੋ।੧੨੧੫। 


ਦੰਹਾਰਾ 

ਪਹਿਲਾਂ _'ਮਘਵੇਸਣਣੀ ਇਸਰਣੀ” ਸ਼ਬਦ ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ 
ਬਣਦਾ ਹੈ, _ਸਭ _ਕਵੀ (ਮਨ ਵਿਚ) _ਧਾਰਨ _ ਕਰ _ਲੈਣ।੧੨੧੬। 

(ਪਹਿਲਾਂ) _'ਮਾਤਲੇਸਣੀ` _(ਮਾਤਲ _ਦੇ ਸੁਆਮੀ ਇੰਦਰ _ਦੀ ਧਰਤੀ) ਸ਼ਬਦ _ਕਹੋ। 
(ਫਿਰ) ਅੰਤ ਤੇ _“ਏਸਣੀ ਮਥਣੀ” (ਸ਼ਬਦ) ਉਚਾਰਨ ਕਰੋਂ। (ਇਹ) ਤੁਪਕ ਦਾ ਨਾਮ ਬਣਦਾ 
ਹੈ। _ਕਵੀਓ! (ਇਸ ਨੂੰ) ਧਾਰਨ _ਕਰ _ਲਵੋ।੧੨੧੭। 
ਚੱਪਣ? 

ਪਹਿਲਾਂ _'ਜਿਸਨ (ਇੰਦਰ) ਏਸਣੀ” (ਸ਼ਬਦ) ਕਥਨ ਕਰੋਂ। (ਫਿਰ) ਅੰਤ ਉਤੇ “ਇਸਣੀ 
ਮਥਣੀ” (ਸ਼ਬਦ) ਕਹੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ। ਜਿਥੇ ਲੋੜ ਹੋਵੇ, ਉਥੇ 
ਵਰਤੇ।੧੨੧੮। 


੭%/ਤਲ 


ਪਹਿਲਾਂ _'ਪੁਰੰਦਰ (ਇੰਦਰ) _ਇਸਣੀ” ਸ਼ਬਦ _ਬਖਾਨ _ਕਰੋਂ। ਮਗਰੋ _“ਇਸਣੀ _ਮਥਣੀ? 
ਪਦ ਨੂੰ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ _ਲਵੋਂ। ਸ਼ੰਕਾ ਨੂੰ ਤਿਆਗ 
ਕੇ _ਨਿਸੰਗ _ ਉਚਾਰਨ _ ਕਰੋ।੧੨੧੯। 


ਪਹਿਲਾਂ _“ਬਜੂ _ਧਰਿਸਣੀ ਅਰਿਣੀ` (ਸ਼ਬਦ) ਉਚਾਰੋ। (ਇਸ ਨੂੰ) ਸਾਰੇ ਸੂਝਵਾਨ ਤੁਪਕ 
ਦਾ ਨਾਮ ਸਮਝੋ। ਸੰਕਾ ਨੂੰ ਤਿਆਗ ਕੇ _ਨਿਸੰਗ ਇਸ ਸ਼ਬਦ ਨੂੰ ਕਹੋ। ਕਿਸੇ ਕਵੀ ਵਲੋਂ ਨੁਕਸ 
ਕਢਣ _ਦੀ ਪਰਵਾਹ _ਨ__ ਕਰੋ।੧੨੨0। 


ਪਹਿਲਾਂ _'ਤੁਰਾਖਾੜ (ਇੰਦਰ) ਪਿਤਣੀ ਇਸਣੀ” ਪਦ ਕਥਨ ਕਰੋ। ਉਸ ਦੇ ਅੰਤ ਉਤੇ 
'ਅਰਿਣੀ” ਸ਼ਬਦ ਰਖੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ। (ਇਸ 
ਦਾ) ਵਿਦਵਾਨਾਂ _ਦੀ ਸਭਾ _ਵਿਚ _ਨਿਸੰਗ _ਹੋ__ਕੇ _ਬਖਾਨ _ਕਰੋਂ।੧੨੨੧। 


ਪਹਿਲਾਂ 'ਇੰਦ੍ਰੇਣੀ ਇੰਦ੍ਰਾਣੀ` ਸ਼ਬਦ ਕਹੋ। ਉਸ ਦੇ ਅੰਤ ਉਤੇ “ਅਰਿਣੀ” ਸ਼ਬਦ ਰਖੋ। 
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ। (ਇਸ ਦਾ) ਕਵੀ ਲੋਗੋ! 
ਨਿਸੰਗ ਹੋਕੇ _ਕਬਿੱਤਾਂ ਅਤੇ _ਕਾਵਿ ਵਿਚ ਪ੍ਰਯੋਗ _ਕਰੋ।੧੨੨੨। 


੫੮੯੬ 


ਸੀ _ਦਸਮ-ਗ੍ਰੰਥ _ਸਾਹਿਬ 


ਉਚਸ੍ਰਿਵਿਇਸ ਏਸ _ਏਸਣੀ ਭਾਖੀਐ। 

ਇਸਣੀ ਕਹਿ ਕੈ ਅਰਿਣੀ ਪਦ ਕੋ ਰਾਖੀਐ। 

ਸਕਲ ਤੁਪਕ _ਕੇ ਨਾਮ _ਅਮਿਤ ਜੀਅ _ਜਾਨੀਐ। 

ਹੋ _ਸੰਕ ਤਿਆਗ _ਨਿਰਸੰਕ ਹੁਇ ਸਦਾ _ਬਖਾਨੀਐ। _੧੨੨੩। 
ਹਯਣੀ _ਇਸਣੀ ਇਸਣੀ ਇਸਣੀ ਭਾਖੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਨਿਡਰ ਸਭਾ ਕੇ ਮਾਝ ਉਚਾਰਨ _ਕੀਜੀਐ। _੧੨੨੪। 
ਗਾਜਰਾਜ _ਰਾਜਨਨੀ ਪ੍ਰਭਣੀ _ਭਾਖੀਐ। 

ਮਥਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਯਾ ਕੇ ਭੀਤਰ ਭੇਦ ਨ ਨੈਕੁ ਹੂੰ _ਕੀਜੀਐ। ੧੨੨੫। 
ਅਸੂ ਏਸ _ਏਸਣੀ ਇਸਣੀ ਇਸਣਿ _ਉਚਾਰੀਐ। 

ਤਾ ਕੇ ਮਥਣੀ ਅੰਤ ਸਬਦ ਕੋ _ਡਾਰੀਐ। 

ਸਕਲ ਤੁਪਕ ਕੇ _ਨਾਮ ਜਾਨ ਜੀਅ _ਲੀਜੀਐ। 

ਹੋ _ਸੰਕ ਤਿਆਗਿ _ਨਿਰਸੰਕ ਉਚਾਰ੍ਯੋ _ਕੀਜੀਐ। _੧੨੨੬। 
ਬਾਹਰਾਜ _ਰਾਜਨਣੀ ਰਾਜਨਿ _ਭਾਖੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ ਤੁਪਕ ਕੇ ਨਾਮ _ਹੀਯੇ _ਪਹਿਚਾਨੀਐ। 

ਹੋ _ਕਬਿਤ ਕਾਬਿ ਕੇ ਭੀਤਰ ਪ੍ਰਗਟ _ਬਖਾਨੀਐ। _੧੨੨੭। 
ਤੁਰੰਗ ਏਸਣੀ ਇਸਣੀ ਪੁਭਣੀ ਪ੍ਰਿਥਮ _ਕਹਿ। 

ਸਤ ਸਬਦ ਕੋ ਅੰਤਿ ਤਵਨ ਕੇ ਬਹੁਰਿ ਗਹਿ। 

ਸਕਲ ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋਂ ਸਕਲ _ਗੁਨਿਜਨਨ ਸੁਨਤ _ਨਿਸੰਕ _ਭਣੀਜੀਐ। _੧੨੨੮। 
ਆਇਸ ਪਤਿ _ਪਿਤਣੀ ਪਦ _ਕਹੀਐ। 

ਇਸਣੀ ਅਰਿਣੀ ਸਬਦਹਿ _ਲਹੀਐ। 

ਸਭ ਸ੍ਰੀ ਨਾਮ ਤੁਪਕ ਕੇ _ਜਨੀਐ। 

ਕਥਿਤ _ਕਾਬਿ ਕੇ ਭੀਤਰ _ਭਨੀਐ। _੧੨੨੯। 

ਬਾਜਰਾਜ ਕੇ ਸਭ ਹੀ ਨਾਮ _ਬਖਾਨਿ _ਕੈ। 

ਪ੍ਰਭਣੀ ਪਿਤਣੀ ਇਸਣੀ ਬਹੁਰਿ ਪਦ ਠਾਨਿ ਕੈ। 
ਅਰਿਣੀ _ਭਾਖਿ ਤੁਪਕ ਕੇ _ਨਾਮ _ਪਛਾਨੀਐ। 

ਹੋ _ਜਵਨ ਸਬਦ ਮੈ _ਚਹੀਐ ਤਹੀ _ਬਖਾਨੀਐ। _੧੨੩0। 
ਹਸਤੀ ਏਸ ਪਰ੍ਭ _ਪਿਤਣੀ _ਗੁਭਣੀ _ਭਾਖੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਨਾਮ ਤੁਪਕ ਕੇ ਸਕਲ ਜਾਨ ਜੀਅ _ਲੀਜੀਐ। 


੮ 


ਹੋ ਜਵਨ ਕਵਿਤ ਮੈ ਚਹੋ ਸੁ ਪਦ ਤਹ ਦੀਜੀਐ। ੧੨੩੧। 


ਸਸੜ ਨਾਮ _ਮਾਲਾ ੫੯੭ 


(ਪਹਿਲਾਂ) _“ਉਚਸਿਵਾਇਸ (ਇੰਦਰ) ਏਸ _ਏਸਣੀ, (ਸ਼ਬਦ) _ਉਚਾਰਨ _ਕਰੋ। _ਮਗਰੋੱ 
“ਇਸਣੀ” ਕਹਿ ਕੇ 'ਅਰਿਣੀ” ਪਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ 
ਜਾਣੋ। ਸ਼ੰਕਾ ਨੂੰ ਤਿਆਗ ਕੇ ਸਦਾ ਨਿਸੰਗ ਹੋ ਕੇ (ਇਸ ਦਾ) ਕਥਨ _ਕਰੋ।੧੨੨੩। 


ਪਹਿਲਾਂ _“ਹਯਣੀ (ਘੋੜਿਆਂ ਦਾ ਰਾਜਾ _ਉੱਚਸ੍ਵਾ) _ਇਸਣੀ _ਇਸਣੀ _ਇਸਣੀ” ਕਥਨ 
ਕਰੋ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ ਜੋੜੋਂ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਹਿਰਦੇ 
ਵਿਚ ਜਾਣ _ਲਵੋ। ਨਿਡਰ ਹੋ ਕੇ ਸਭਾ ਵਿਚ ਇਸ ਦਾ ਉਚਾਰਨ _ਕਰੋ।੧੨੨੪। 


(ਪਹਿਲਾਂ) _'ਗਾਜ ਰਾਜ (ਇੰਦਰ) _ਰਾਜਨਨੀ ਪੁਭਣੀ” (ਸ਼ਬਦ) ਕਥਨ _ਕਰੋ। ਉਸ ਦੇ 
ਅੰਤ ਵਿਚ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ 
ਲਵੋ। _ਇਸ ਵਿਚ ਬਿਲਕੁਲ _ਕੋਈ _ਭੇਦ _ਨ _ਸਮਝੋ।੧੨੨੫। 


(ਪਹਿਲਾਂ) _'ਅਸ੍ਹਏਸ _(ਉੱਚਸ਼ੂਵਾ _ਘੋੜਾ) _ਏਸਣੀ _ਇਸਣੀ _ਇਸਣਿ' (ਸ਼ਬਦ) _ਉਚਾਰਨ 
ਕਰੋ। ਉਸ ਦੇ ਅੰਤ ਉੱਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ 
ਦਾ ਨਾਮ ਸਮਝ _ਲਵੋ। (ਇਸ ਦੀ) ਸ਼ੰਕਾ ਤਿਆਗ _ਕੇ _ਨਿਸੰਗ ਉਚਾਰਨ _ਕਰੋਂ।੧੨੨੬। 


(ਪਹਿਲਾਂ) _“ਬਾਹਰਾਜ (ਇੰਦਰ) _ਰਾਜਨਣੀ ਰਾਜਨਿ” ਕਥਨ _ਕਰੋ। _ਉਸ ਦੇ ਅੰਤ ਉਤੇ 
'ਅਰਿਣੀ` ਸ਼ਬਦ ਰਖੋ। (ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ। (ਇਸ ਦਾ 
ਕਵੀਓ!) ਕਬਿੱਤਾਂ ਅਤੇ _ਕਾਵਿ _ਵਿਚ _ਪੁਗਟ ਤੌਰ _ਤੇ _ਬਖਾਨ _ਕਰੋਂ।੧੨੨੭। 


ਪਹਿਲਾਂ _'ਤੁਰੰਗ _ਏਸਣੀ ਇਸਣੀ ਪੁਭਣੀ” (ਸ਼ਬਦ) ਕਹੋਂ। ਮਗਰੋਂ ਉਸ ਦੇ ਅੰਤ ਉਤੇ 
'ਸਤ੍ਹ``_ਸ਼ਬਦ ਜੋੜੋ। (ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ _ਲਵੋ। (ਇਸ `ਨੂੰ) 
ਸਾਰੇ _ਗੁਣੀ ਜਨੋ! ਸੁਣ _ਕੇ _ਨਿਸੈਗ _ਵਰਣਨ _ਕਰੋ।੧੨੨੮। 


(ਪਹਿਲਾਂ) “ਆਇਸ _(ਬਜੂ) _ਪਤਿ _ਪਿਤਣੀ” ਸ਼ਬਦ _ਕਥਨ _ਕਰੋ। _(ਫਿਰ) _“ਇਸਣੀ 
ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। (ਕਵੀ ਲੋਗੋ! ਇਸ ਦਾ) ਕਬਿੱਤਾਂ 
ਅਤੇ _ਕਾਵਿ _ਵਿਚ _ਵਰਣਨ _ਕਰੋ।੧੨੨੯। 


(ਪਹਿਲਾਂ) “ਬਾਜ ਰਾਜ” ਦੇ ਸਾਰੇ ਨਾਮ ਕਥਨ ਕਰੋਂ। ਮਗਰੋਂ _'ਪੁਭਣੀ ਪਿਤਣੀ ਇਸਣੀ” 
ਪਦ ਜੋੜੋ। (ਫਿਰ) 'ਅਰਿਣੀ' ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਵਿਚਾਰੋ। (ਇਸ ਦਾ) ਜਿਥੇ 
ਚਾਹੋ, _ਉਥੇ _ਬਖਾਨ _ਕਰੋ। _੧੨੩0। 


(ਪਹਿਲਾਂ) “ਹਸਤੀ ਏਸ (ਐਰਾਵਤ) ਪੂਭ _ਪਿਤਣੀ ਗੁਭਣੀ” (ਸ਼ਬਦ) ਕਥਨ _ਕਰੋ। ਉਸ 
ਦੇ ਅੰਤ ਵਿਚ 'ਅਰਿਣੀ” ਸ਼ਬਦ ਰਖੋ। (ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝ 
ਲਵੋ। ਜਿਥੇ ਚਾਹੋ, _ਕਬਿੱਤਾ ਵਿਚ ਇਸ _ਸ਼ਬਦ _ਦਾ ਪ੍ਰਯੋਗ _ਕਰੋ।੧੨੩੧। 


ਪ੯੮ 


ਸੀ _ਦਸਮ-ਗ੍ਰੰਥ _ਸਾਹਿਬ 


ਦੇਤਿ ਰਾਟ ਪਭ ਪਿਤ ਸੁਤਣੀ ਪਦ _ਭਾਖਿ ਕੈ। 

ਅਰਿਣੀ ਤਾ ਕੇ ਅੰਤ ਸਬਦ ਕੋ ਰਾਖਿ ਕੈ। 

ਸਕਲ _ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ _ਚਹੀਐ ਦੀਜੀਐ ਜਹਾ ਨ ਬ੍ਰਿਥਾ _ਬਖਾਨੀਐ। ੧੨੩੨। 
ਦੁਰਦ _ਰਾਟ ਰਾਟਿਸਣੀ ਇਸਣੀ _ਭਾਖੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਕਬਿਤ ਕਾਬਿ ਕੇ ਭੀਤਰ ਉਚਰ੍ਯੋ _ਕੀਜੀਐ। ੧੨੩੩। 


ਅਰਿਣੀ ਤਾ ਕੇ ਅੰਤ ਸਬਦ ਕੋ _ਦੀਜੀਐ। 
ਸਕਲ ਤੁਪਕ ਕੇ ਨਾਮ _ਹਿਰਦੇ ਮਹਿ _ਜਾਨੀਐ। 


੮ 


ਹੋ ਚਹੋ ਸਬਦ ਤੁਮ ਜਹਾ ਨਿਡਰ ਤਹ ਠਾਨੀਐ। _੧੨੩੪। 
ਪਦਮੀ ਇਸ _ਇਸਰਾਟਿਨ ਆਦਿ _ਬਖਾਨੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਠਾਨੀਐ। 

ਸਕਲ ਤੁਪਕ ਕੇ ਨਾਮ ਚਤੁਰ _ਪਹਿਚਾਨੀਅਹਿ। 

ਹੋ _ਕਬਿਤ _ਕਾਬਿ ਮਾਝ _ਨਿਸੰਕ _ਬਖਾਨੀਅਹਿ। ੧੨੩੫। 
ਬਾਰਣੇਂਦੂ ਏੱਦੂਣੀ ਇੰਦੁਣੀ ਆਦਿ _ਕਹਿ। 

ਅਰਿਣੀ ਤਾ ਕੇ ਅੰਤਿ ਸਬਦ ਕੋ ਬਹੁਰ ਗਹਿ। 

ਸਕਲ ਤੁਪਕ ਕੇ ਨਾਮ ਸਤਿ ਕਰ ਜਾਨੀਐ। 

ਹੋਂ _ਸੰਕਾ ਤ੍ਯਾਗਿ ਉਚਾਰ ਨ _ਸੰਕਾ _ਮਾਨੀਐ। ੧੨੩੬। 
ਬ੍ਯਾਲਹ ਪਤਿ _ਪਤਣੀ ਪਦ ਪ੍ਰਿਥਮ _ਕਹੀਜੀਐ। 
ਅਰਦਨ ਤਾ ਕੇ ਅੰਤ ਸਬਦ ਕੋ _ਦੀਜੀਐ। 

ਅਮਿਤ ਤੁਪਕ ਕੇ ਨਾਮ _ਚਤੁਰ ਜੀਅ ਜਾਨੀਅਹੁ। 

ਹੋ ਜਵਨ _ਠਵਰ ਮੈ ਚਹੀਐ ਤਹੀ ਬਖਾਨੀਅਹੁ। ੧੨੩੭। 
ਇੰਭਸੇਸਣੀ ਇਸਣੀ ਇਸਣੀ _ਭਾਖੀਐ। 

ਹੰਤ੍ਰੀ ਤਾ ਕੇ ਅੰਤ ਸਬਦ ਕੋ ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਕਬਿਤ ਕਾਬਿ ਕੇ ਮਾਝ ਨਿਡਰ ਹੁਇ ਦੀਜੀਐ। ੧੨੩੮। 
ਕੰਭੀਏਸ ਇਸ _ਇਸਣੀ ਆਦਿ _ਬਖਾਨੀਐ। 

ਇਸਣੀ ਅਰਿਣੀ ਅੰਤ ਤਵਨ ਕੇ _ਠਾਨੀਐ। 

ਸਕਲ ਤੁਪਕ ਕੇ ਨਾਮ _ਲੀਜੀਅਹੁ ਜਾਨ _ਕਰ। 

ਹੋ ਜੋ ਪੂਛੈ ਦੀਜੀਅਹੁ ਤਿਹ ਤੁਰਤ ਬਤਾਇ ਕਰ। ੧੨੩੯। 
ਕੁੰਜਰੇਸ ਇਸ _ਪਿਤਣੀ ਪੁਭਣੀ _ਭਾਖੀਐ। 

ਹੰਤ੍ਰੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ _ਕਬਿਤ _ਕਾਬਿ ਕੇ ਬੀਚ _ਨਿਸੰਕ _ਭਣੀਜੀਐ। ੧੨੪0। 


ਸਸੜ ਨਾਮ _ਮਾਲਾ ੫੯੯ 


(ਪਹਿਲਾਂ) 'ਦੇਤਿ ਰਾਟ (ਐਰਾਵਤ) ਪ੍ਰਭਪਿਤ _ਸੁਤਣੀ”` ਪਦ ਕਥਨ _ਕਰੋ। (ਫਿਰ) ਉਸ 
ਦੇ ਅੰਤ ਉਤੇ 'ਅਰਿਣੀ” ਸ਼ਬਦ ਜੋੜੋਂ। (ਇਸ ਨੂੰ) ਸਾਰੇ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ। 
ਜਿਥੇ _ਚਾਹੋ ਵਰਤੋ, _ਵਿਅਰਥ _ਨ __ ਕਹੋ।੧੨੩੨। 


ਪਹਿਲਾਂ _'ਦੁਰਦ _ਰਾਟ _(ਐਰਾਵਤ) _ਰਾਟਿਸਣੀ ਇਸਣੀ” ਸ਼ਬਦ _ਕਹੋ। _“ਅਰਿਣੀ” ਸ਼ਬਦ 
ਉਸ ਦੇ ਅੰਤ ਉਤੇ ਰਖੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। (ਇਸ ਦਾ) ਕਵੀ 
ਜਨੋ! _ਕਬਿੱਤਾ _ਵਿਚ _ ਉਚਾਰਨ _ ਕਰੋ।੧੨੩੩। 


ਪਹਿਲਾਂ _'ਦ੍ਰਿਪਿ ਇਸ (ਐਰਾਵਤ) _ਇਸਣੀ ਮਥਣੀ” ਸ਼ਬਦ ਕਥਨ _ਕਰੋ। ਉਸ ਦੇ ਅੰਤ 
ਉਤੇ '“ਅਰਿਣੀ” ਸ਼ਬਦ ਵਰਤੋ। (ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ _ਸਮਝੋ। 
ਜਿਥੇ ਚਾਹੋ, ਇਸ ਦੀ ਨਿਡਰ ਹੋ ਕੇ ਵਰਤੋਂ _ਕਰੋ। _੧੨੩੪। 


ਪਹਿਲਾਂ “ਪਦਮੀ (ਐਰਾਵਤ) ਇਸ ਇਸਰਾਟਨਿ” ਸ਼ਬਦ ਦਾ ਕਥਨ ਕਰੋਂ। ਉਸ ਦੇ ਅੰਤ 
ਉਤੇ 'ਅਰਿਣੀ` ਸ਼ਬਦ ਨੂੰ ਰਖੋ। (ਇਸ ਨੂੰ) ਸਾਰੇ ਚਤੁਰ ਪੁਰਸ਼ੋ! ਤੁਪਕ ਦਾ ਨਾਮ ਪਛਾਣੋ। (ਇਸ 
ਦਾ) ਕਬਿੱਤਾਂ ਅਤੇ _ਕਾਵਿ ਵਿਚ _ਨਿਸੈਗ _ਪੁਯੋਗ _ਕਰੋ। _੧੨੩੫। 


ਪਹਿਲਾਂ _'ਬਾਰਣੇਂਦੂ _(ਐਰਾਵਤ) ਏਂਦੂਣੀ ਇੰਦੂਣੀ” (ਸ਼ਬਦ) _ਦਾ _ਕਥਨ _ਕਰੋ। ਮਗਰੋ 
ਉਸ ਦੇ ਅੰਤ ਵਿਚ 'ਅਰਿਣੀ” ਸ਼ਬਦ ਨੂੰ ਰਖੋ। (ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ 
ਸਚ _ਕਰ ਕੇ ਜਾਣ ਲਵੋ। ਸ਼ੰਕਾ ਨੂੰ ਤਿਆਗ _ਕੇ ਉਚਾਰਨ _ਵਿਚ _ਸ਼ੈਕਾ ਨ _ਮੰਨੋ।੧੨੩੬। 


ਪਹਿਲਾਂ _'ਬ੍ਯਾਲਹ _(ਐਰਾਵਤ) _ਪਤਿ _ਪਤਣੀ” ਸ਼ਬਦ _ਦਾ _ਕਥਨ _ਕਰੋਂ। ਉਸ ਦੇ ਅੰਤ 
ਉਤੇ “ਅਰਦਨ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਅਮਿਤ ਤੁਪਕ ਦੇ ਨਾਮ ਵਜੋਂ _ਪਛਾਣੋ। ਜਿਥੇ 


ਚਾਹੋ, ਉਥੇ _ਇਸ ਨੂੰ ਬਖਾਨ _ਕਰੋ।੧੨੩੭। 


ਪਹਿਲਾਂ _“ਇੰਭਸੇਸਣੀ _ਇਸਣੀ _ਇਸਣੀ” (ਸ਼ਬਦ) ਕਥਨ _ਕਰੋ। _ਉਸ ਦੇ ਅੰਤ ਉਤੇ 
“ਹੰਤ੍ਰੀ'` ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ। (ਇਸ ਦਾ) ਕਬਿੱਤਾਂ 
ਅਤੇ _ਕਾਵਿ ਵਿਚ _ਨਿਸੰਗ ਹੋ ਕੇ ਪੁਯੋਗ _ਕਰੋ।੧੨੩੮। 
ਪਹਿਲਾਂ _'ਕੁੰਭੀਏਸ (ਐਰਾਵਤ) ਇਸ _ਇਸਣੀ” (ਸ਼ਬਦ) ਬਖਾਨ _ਕਰੋ। _ਉਸ ਦੇ ਅੰਤ 
ਵਿਚ “ਇਸਣੀ ਅਰਿਣੀ` ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ। ਜੇ ਕੋਈ 
ਪੁਛੇ, _ਤਾਂ ਤੁਰੰਤ _ਦਸ _ ਦਿਓ।੧੨੩੯। 


(ਪਹਿਲਾਂ) 'ਕੁੰਜਰੇਸ _(ਐਰਾਵਤ) ਇਸ _ਪਿਤਣੀ ਪੁਭਣੀ” (ਸ਼ਬਦ) _ਬਖਾਨ _ਕਰੋ। _ਉਸ 
ਦੇ ਅੰਤ ਵਿਚ 'ਹੰਤ੍ਰੀ' ਸ਼ਬਦ ਜੋੜੋਂ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ। (ਇਸ 
ਦਾ) _ਕਬਿੱਤਾਂ _ਅਤੇ ਕਾਵਿ _ਵਿਚ _ਨਿਸੰਗ ਪ੍ਰਯੋਗ _ਕਰੋ।੧੨੪0। 


੬00 


ਸੀ _ਦਸਮ-ਗ੍ਰੰਥ _ਸਾਹਿਬ 


ਕਰੀਏ'ਦੂ _ਇੰਦੂਣੀ ਇੰਦੂਣੀ ਭਾਖੀਐ। 

ਪਤਿਣੀ ਤਾ ਕੇ ਅੰਤਿ ਸਬਦ ਕੋ _ਰਾਖੀਐ। 

ਅਰਿ ਕਹਿ ਨਾਮ ਤੁਪਕ ਕੇ ਲੇਹੁ ਪਛਾਨਿ ਕੈ। 

ਹੋ _ਕਬਿਤ ਕਾਬਿ ਕੇ ਬੀਚ _ਦੀਜੀਅਹੁ ਜਾਨਿ _ਕੈ। ੧੨੪੧। 


ਤਰੁ _ਅਰਿ ਪ੍ਰਭੂ ਪੁ੍ਭੁ _ਪੁਭਣੀ ਆਦਿ _ਬਖਾਨੀਐ। 
ਅਰਿਣੀ ਤਾ ਕੇ ਅੰਤਿ ਸਬਦ ਕੋ _ਠਾਨੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਜਹ ਜਹ ਚਹੀਐ ਸਬਦ ਤਹੀ ਤੇ ਦੀਜੀਐ। ੧੨੪੨। 


ਸਉਡਿਸਇਸ ਇਸ ਇਸਣੀ ਆਦਿ _ਬਖਾਨਿ ਕੈ। 
ਅਰਿਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ। ੧੨੪੩। 


ਸਿੰਧੁਰੇਸ ਇਸ ਪਿਤ ਕਹਿ _ਪੁਭਣੀ ਭਾਖੀਐ। 

ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਕਬਿਤ ਦੋਹਰਨ ਮਾਝ _ਨਿਡਰ ਹੁਇ _ਦੀਜੀਐ। _੧੨੪੪। 


ਅਨਕਪੇਂਦੂ _ਇੰਦੂਣੀ ਇੰਦੂਣੀ ਭਾਖੀਐ। 

ਇਸਣੀ ਅਰਿਣੀ ਅੰਤਿ ਸਬਦ ਕੋ _ਰਾਖੀਐ। 

ਸਕਲ ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਸੁ ਕਬਿ ਸਭਾ ਕੇ ਬੀਚ ਉਚਾਰਨ ਕੀਜੀਐ। ੧੨੪੫। 
ਨਾਗਿਨਾਹਿ ਨਾਹਿ `ਇਸਣਿ ਏਸਣੀ ਭਾਖੀਐ। 
ਮਥਣੀ ਤਾ ਕੇ ਅੰਤ ਸਬਦ ਕੋ _ਰਾਖੀਐ। 

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਪੁਸਤਕ ਪੋਥਨਿ ਮਾਝ _ਨਿਸੰਕ _ਬਖਾਨੀਐ। _੧੨੪੬। 


ਹਰਿਪਤਿ ਪਤਿ ਪਤਿ _ਪਤਿਣੀ ਆਦਿ _ਭਣੀਜੀਐ। 
ਅਰਿਣੀ ਤਾ ਕੇ ਅੰਤ ਸਬਦ ਕੋ _ਦੀਜੀਐ। 

ਸਕਲ _ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ _ਕਬਿਤ ਕਾਬਿ ਕੇ ਮਾਝ _ਨਿਸੰਕ _ਬਖਾਨੀਐ। _੧੨੪੭। 


ਰੱਖਣ 


ਗਜਪਤਿ ਨ੍ਰਿਪਣੀ ਨ੍ਰਿਪਣਿ _ਭਣਿਜੈ। ਨ੍ਰਿਪਣੀ ਅਰਿਣੀ ਪੁਨਿ ਪਦ ਦਿਜੈ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। _ਦੋਹਾ ਮਾਝ ਚਉਪਈ ਕਹੀਐ। ੧੨੪੮। 


ਸਸੜ੍ _ ਨਾਮ _ ਮਾਲਾ ੬0੧ 


(ਪਹਿਲਾਂ) 'ਕਰੀਏਂਦੂ _(ਐਰਾਵਤ) _ਇੰਦੂਣੀ _ਇੰਦੂਣੀ' (ਸ਼ਬਦ) _ਕਥਨ _ਕਰੋ। _ਉਸ ਦੇ 
ਅੰਤ ਵਿਚ 'ਪਤਿਣੀ” ਸ਼ਬਦ ਜੋੜੋ। (ਫਿਰ) 'ਅਰਿ” ਕਹਿ ਕੇ (ਇਸ ਨੂੰ) ਤੁਪਕ ਦੇ ਨਾਮ ਵਜੋਂ 
ਪਛਾਣੋ। _(ਇਸ _ਦਾ) _ਕਬਿੱਤਾਂ ਅਤੇ ਕਾਵਿ _ਵਿਚ _ਨਿਸੰਗ ਪ੍ਰਯੋਗ _ਕਰੋਂ।੧੨੪੧। 

ਪਹਿਲਾਂ 'ਤਰੁ ਅਰਿ ਪੁਭੁ (ਐਰਾਵਤ) ਪ੍ਰਭੁ ਪੁਭਣੀ” (ਸ਼ਬਦ) ਕਥਨ ਕਰੋ। ਉਸ ਦੇ ਅੰਤ 
ਉਤੇ “ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ _ਲੋਗ ਤੁਪਕ ਦਾ ਨਾਮ ਸਮਝ _ਲਵੋਂ। ਜਿਥੇ ਲੋੜ 
ਹੋਵੇ, ਇਸ _ਦੀ ਵਰਤੋਂ ਕਰ _ਲਵੋ।੧੨੪੨। 


ਪਹਿਲਾਂ _'ਸਉਡਿਸਇਸ _(ਐਰਾਵਤ) ਇਸ _ਇਸਣੀ” ਸ਼ਬਦ ਦਾ ਕਥਨ _ਕਰੋ। ਉਸ ਦੇ 
ਅੰਤ ਉਤੇ “ਅਰਿਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ 


ਕਿਸੇ ਕਿਸਮ _ਦਾ ਫਰਕ _ਨ _ਸਮਝੋ।੧੨੪੩। 


(ਪਹਿਲਾਂ) “ਸਿੰਧੁਰੇਸ (ਐਰਾਵਤ) ਇਸ ਪਿਤ” ਕਹਿ ਕੇ 'ਪੁਭਣੀ” (ਸ਼ਬਦ) ਦਾ ਕਥਨ 
ਕਰੋ। ਉਸ ਦੇ ਅੰਤ ਉਤੇ 'ਅਰਿਣੀ” ਸ਼ਬਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ 
ਵਿਚ ਜਾਣ _ਲਵੋ। _(ਇਸ ਦਾ) _ਕਬਿੱਤਾਂ ਅਤੇ _ਦੋਹਰਿਆਂ ਵਿਚ _ਨਿਸੰਗ ਹੋਕੇ _ਪੁਯੋਗ 
ਕਰੇਂ ।੧੨੪੪। 


(ਪਹਿਲਾਂ) 'ਅਨਕਪੇਂਦੂ _(ਐਰਾਵਤ) ਇੰਦੁਣੀ ਇੰਦੂਣੀ` ਕਥਨ _ਕਰੋ। ਅੰਤ ਉਤੇ “ਇਸਣੀ 
ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਵਿਚਾਰ ਲਵੋ। ਕਵੀਓ! 
ਇਸ ਦਾ ਸਭਾ ਵਿਚ _ਉਚਾਰਨ _ਕਰੋ।੧੨੪੫। 


(ਪਹਿਲਾਂ) _“ਨਾਗਿਨਾਹਿ (ਐਰਾਵਤ) ਨਾਹਿ ਇਸਣਿ ਏਸਣੀ” (ਸ਼ਬਦ) ਕਥਨ _ਕਰੋ। _ਉਸ 
ਦੇ ਅੰਤ ਉਤੇ 'ਮਥਣੀ” ਸ਼ਬਦ ਜੋੜੋ। (ਇਸ ਨੂੰ) ਸੂਝਵਾਨੋ! ਤੁਪਕ ਦੇ ਨਾਮ ਵਜੋਂ ਹਿਰਦੇ ਵਿਚ 
ਜਾਣ _ਲਵੋਂ। _(ਇਸ ਦਾ) ਪੁਸਤਕਾਂ ਪੋਥੀਆਂ _ਵਿਚ ਖੁਲ੍ਹ _ਕੇ _ਬਖਾਨ _ਕਰੋ।੧੨੪੬। 


ਪਹਿਲਾਂ “ਹਰਿ ਪਤਿ” (ਐਰਾਵਤ) 'ਪਤਿ ਪਤਿ ਪਤਿਣੀ” (ਸ਼ਬਦ) ਕਥਨ ਕਰੋ। ਉਸ ਦੇ 
ਅੰਤ ਵਿਚ 'ਅਰਿਣੀ” ਸ਼ਬਦ ਦੀ ਵਰਤੋਂ _ਕਰੋਂ। (ਇਸ ਨੂੰ) ਸਭ ਚਤੁਰ ਲੋਗੋ! ਮਨ ਵਿਚ ਤੁਪਕ 
ਦਾ ਨਾਮ ਸਮਝ _ਲਵੋ। (ਇਸ ਨੂੰ) _ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਕਹੋ।੧੨੪੭। 


ਚੱਪਣ 

(ਪਹਿਲਾਂ) _'“ਗਜਪਤਿ _ (ਐਰਾਵਤ) _ਨ੍ਰਿਪਣੀ _ਨ੍ਰਿਪਣਿ” _ ਕਥਨ _ ਕਰੋ। _ਫਿਰ _'ਨ੍ਰਿਪਣੀ 
ਅਰਿਣੀ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਸਮਝੋ। (ਇਸ ਦਾ) ਦੋਹਰਾ ਅਤੇ 
ਚੌਪਈ _ਵਿਚ _ਕਥਨ _ਕਰੋ। _੧੨੪੮। 


੭%7=ਲ਼ 
ਸਾਵਜ ਨ੍ਰਿਪ ਨ੍ਰਿਪ ਨ੍ਰਿਪਤਿ ਨ੍ਰਿਪਣਨੀ _ਭਾਖੀਐ। 
ਅਰਿਣੀ ਤਾ ਕੇ ਅੰਤ ਸਬਦ ਕੋ _ਰਾਖੀਐ। 
ਅਮਿਤ ਤੁਪਕ ਕੇ ਨਾਮ ਜਾਨ ਜੀਅ ਲੀਜੀਐ। 
ਹੋ _ਕਬਿਤ ਕਾਬਿ ਕੇ ਮਾਝ _ਉਚਾਰ੍ਯੋ _ਕੀਜੀਐ। ੧੨੪੯। 


ਜਪਣ 
ਆਦਿ ਸਬਦ _ਮਾਤੰਗ _ਭਣੀਜੈ। ਚਾਰ ਬਾਰ ਨ੍ਰਿਪ ਪਦ ਕੋ _ਦੀਜੈ। 
ਅਰਿਣੀ ਤਾ ਕੇ ਅੰਤਿ ਬਖਾਨਹੁ। ਸਭ ਸ੍ਰੀ _ਨਾਮ ਤੁਪਕ ਕੇ ਜਾਨਹੁ। ੧੨੫0। 


ਆਦਿ _ਗਯੰਦਨ ਸਬਦ _ਉਚਰੀਐ। _ਚਾਰ ਬਾਰ ਨ੍ਰਿਪ ਸਬਦਹਿ _ਧਰੀਐ। 
ਅਰਿਣੀ ਸਬਦ ਬਹੁਰਿ ਤਿਹ ਦਿਜੈ। ਨਾਮ ਤੁਪਕ ਕੇ ਸਭ ਲਹਿ _ਲਿਜੈ। ੧੨੫੧ 


ਬਾਜ ਸਬਦ ਕੋ ਪ੍ਰਿਥਮ ਭਣੀਜੈ। ਚਾਰ ਬਾਰ ਨ੍ਰਿਪ ਸਬਦ _ਧਰੀਜੈ। 
ਸਕਲ ਤੁਪਕ ਕੇ ਨਾਮ ਪਛਾਨੋ। ਯਾ_ਮੈ ਭੇਦ ਰਤੀਕੁ ਨ ਜਾਨੋ ੧੨੫੨। 


ਬਾਹ ਸਬਦ ਕੋ ਆਦਿ ਉਚਰੀਐ। ਚਾਰ ਬਾਰ ਨ੍ਰਿਪ _ਸਬਦਹਿ _ਧਰੀਐ। 
ਸਭ ਸ੍ਰੀ ਨਾਮ ਤੁਪਕ ਕੇ ਲਹੀਐ। _ਚਹੀਐ ਜਿਹ ਠਾ ਤਿਹ ਠਾ ਕਹੀਐ। ੧੨੫੩। 


ਤੁਰੰਗ ਸਬਦ ਕੋ ਆਦਿ ਉਚਾਰੋ। ਚਾਰ ਬਾਰ ਨ੍ਰਿਪ ਪਦ ਕਹੁ ਡਾਰੋ। 
ਸਕਲ ਤੁਪਕ ਕੇ ਨਾਮ _ਲਹੀਜੈ। ਰੁਚੈ ਜਹਾ ਤਿਹ _ਠਵਰ _ਭਣੀਜੈ। _੧੨੫੪। 


ਹੈ ਪਦ ਮੁਖ ਤੇ ਆਦਿ ਬਖਾਨੋ। ਚਾਰ ਬਾਰ ਨ੍ਰਿਪ ਸਬਦਹਿ_ਠਾਨੋ। 
ਨਾਮ ਤੁਪਕ ਕੇ ਸਕਲ _ਲਹਿਜੈ। ਕਥਿਤ ਕਾਬਿ ਕੇ ਮਾਝ _ਭਣਿਜੈ। _੧੨੫੫। 


ਥਰੀ ਸਬਦ ਕੋ ਆਦਿ ਭਣਿਜੈ। ਚਾਰ ਬਾਰ ਨ੍ਰਿਪ ਸਬਦ _ਕਹਿਜੈ। 
ਅਰਿ ਪਦ ਤਾ ਕੇ ਅੰਤਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੧੨੫੬। 


ਦੇਵ ਸਬਦ ਕਹੁ ਆਦਿ _ਬਖਾਨਹੁ। ਨ੍ਰਿਪ ਪਦ ਤੀਨ ਬਾਰ ਪੁਨਿ _ਠਾਨਹੁ। 
ਸਤ੍ਹ ਸਬਦ ਕੋ ਬਹੁਰਿ ਭਣਿਜੈ। ਨਾਮ ਤੁਪਕ ਕੇ ਸਕਲ ਲਹਿਜੈ। ੧੨੫੭। 


ਅਮਰ ਸਬਦ ਕਹੁ ਆਦਿ ਉਚਾਰਹੁ। ਨ੍ਰਿਪ ਪਦ ਤੀਨ ਬਾਰ ਪੁਨਿ ਡਾਰਹੁ। 
ਅਰਿ ਕਹਿ ਨਾਮ ਤੁਪਕ ਕੇ ਲੀਜੈ। ਕਬਿਤ ਕਾਬਿ ਕੇ ਭੀਤਰ ਦੀਜੈ। ੧੨੫੮। 


ਨ੍ਹਿਜਰ ਸਬਦ ਕੋ ਆਦਿ ਉਚਰੀਐ। ਨ੍ਰਿਪ ਪਦ ਤੀਨ ਬਾਰ _ਪੁਨਿ ਧਰੀਐ। 
ਅਰਿ ਕਹਿ ਨਾਮ ਤੁਪਕ ਕੇ ਜਾਨਹੁ। ਸੰਕ ਛਾਡਿ ਨਿਰਸੰਕ ਬਖਾਨਹੁ। ੧੨੫੯। 


ਬਿਬੁਧ ਸਬਦ ਕੋ ਆਦਿ ਭਣੀਜੈ। ਤੀਨ ਬਾਰ ਨ੍ਰਿਪ ਸਬਦ _ਧਰੀਜੈ। 


ਰਿਪੁ ਕਹਿ ਨਾਮ ਤੁਪਕ ਕੇ ਲਹੀਅਹਿ। _ਸੰਕਾ ਤਿਆਗਿ ਸਭਾ ਮੈ _ਕਹੀਅਹਿ। ੧੨੬0। 


ਸਸੜੁ _ ਨਾਮ ਮਾਲਾ ੬0੩ 


੭#/ਤਲ 


(ਪਹਿਲਾਂ) “ਸਾਵਜ ਨ੍ਰਿਪ _(ਐਰਾਵਤ) ਨ੍ਰਿਪ ਨ੍ਰਿਪਤਿ ਨ੍ਿਪਣਨੀ” ਕਥਨ _ਕਰੋ। ਉਸ ਦੇ 
ਅੰਤ ਉਤੇ 'ਅਰਿਣੀ” ਸ਼ਬਦ ਜੋੜੋਂ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ _ਲਵੋ। (ਇਸ ਦਾ) 
ਕਬਿੱਤਾਂ ਅਤੇ _ਕਾਵਿ _ਵਿਚ _ਉਚਾਰਨ _ਕਰੋ।੧੨੪੯। 


ਚੱਪਣ? 

ਪਹਿਲਾਂ _'ਮਾਤੰਗ” (ਹਾਥੀ) ਸ਼ਬਦ _ਕਹੋ। _(ਫਿਰ) ਚਾਰ ਵਾਰ 'ਨ੍ਰਿਪ` ਸ਼ਬਦ _ਜੋੜੋਂ। 
“ਅਰਿਣੀ` ਉਸ ਦੇ ਅੰਤ ਵਿਚ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੧੨੫0। 

ਪਹਿਲਾਂ _'ਗਯੰਦਨ” ਸ਼ਬਦ _ਉਚਾਰੋ। (ਫਿਰ) ਚਾਰ ਵਾਰ 'ਨ੍ਰਿਪ` ਸ਼ਬਦ ਨੂੰ ਜੋੜੋਂ। ਮਗਰੋਂ 
'ਅਰਿਣੀ” ਸ਼ਬਦ _ਉਸ _ਨਾਲ ਜੋੜੋ। _(ਇਸ ਨੂੰ) ਸਭ ਤੁਪਕ _ਦਾ ਨਾਮ _ਸਮਝ _ਲਵੋ।੧੨੫੧। 

ਪਹਿਲਾਂ “ਬਾਜ” ਸ਼ਬਦ ਦਾ ਕਥਨ ਕਰੋਂ। (ਫਿਰ) ਚਾਰ ਵਾਰ 'ਨ੍ਰਿਪ” ਸ਼ਬਦ ਜੋੜੋ। (ਇਸ 
ਨੂੰ) ਸਭ ਤੁਪਕ _ਦਾ ਨਾਮ _ਸਮਝੋ। ਇਸ ਵਿਚ ਰਤਾ ਜਿੰਨਾ ਭੇਦ ਨ _ਸਮਝੋ।੧੨੫੨। 

ਪਹਿਲਾਂ “ਬਾਹ” ਸ਼ਬਦ ਨੂੰ ਉਚਾਰੋ। (ਫਿਰ) ਚਾਰ ਵਾਰ 'ਨ੍ਰਿਪ” ਸ਼ਬਦ ਨੂੰ ਜੋੜੋ। (ਇਸ 
ਨੂੰ) ਸਭ ਤੁਪਕ _ਦਾ ਨਾਮ _ਸਮਝੋ। _ਜਿਥੇ ਚੰਗਾ ਲਗੇ, _ਉਥੇ ਬੋਲ _ਲਵੋ।੧੨੫੩। 

ਪਹਿਲਾਂ _'ਤੁਰੰਗ” ਸ਼ਬਦ ਨੂੰ ਕਥਨ _ਕਰੋ। (ਫਿਰ) ਚਾਰ ਵਾਰ 'ਨ੍ਰਿਪ ਸ਼ਬਦ ਨੂੰ ਜੋੜੋ। 
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਸਮਝੋ। ਜਿਥੇ ਜੀ ਕਰੇ, ਉਥੇ _ਕਹਿ _ਲਵੋ।੧੨੫੪। 

ਪਹਿਲਾਂ 'ਹੈ” (ਉੱਚਸ਼ੂਵਾ ਘੋੜਾ) ਪਦ ਮੁਖ ਤੋਂ ਬਖਾਨ ਕਰੋਂ। (ਫਿਰ) ਚਾਰ ਵਾਰ 'ਨ੍ਰਿਪ” 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। (ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ 
ਕਥਨ _ਕਰੋ।੧੨੫੫। 

ਪਹਿਲਾਂ _“ਥਰੀ” (ਧਰਤੀ) ਸ਼ਬਦ _ਦਾ ਕਥਨ _ਕਰੋ। (ਫਿਰ) ਚਾਰ ਵਾਰ _'ਨ੍ਰਿਪ” ਸ਼ਬਦ 
ਕਹੋ। _ਉਸ ਦੇ ਅੰਤ ਵਿਚ _'ਅਰਿ” ਸ਼ਬਦ ਕਥਨ _ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝ ।੧੨੫੬। 

ਪਹਿਲਾਂ 'ਦੇਵ” ਸ਼ਬਦ ਨੂੰ ਕਥਨ ਕਰੋਂ। (ਉਸ ਵਿਚ) ਫਿਰ ਤਿੰਨ ਵਾਰ 'ਨ੍ਰਿਪ` ਸ਼ਬਦ 
ਜੋੜੋ। ਮਗਰੋ ਸਤ” ਸ਼ਬਦ ਨੂੰ _ਕਹੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ _ਸਮਝੋ।੧੨੫੭। 

ਪਹਿਲਾਂ “ਅਮਰ” ਸ਼ਬਦ _ਦਾ _ਉਚਾਰਨ _ਕਰੋ। _ਫਿਰ ਤਿੰਨ ਵਾਰ 'ਨ੍ਰਿਪ` ਸ਼ਬਦ ਜੋੜੋਂ। 
(ਫਿਰ) 'ਅਰਿ” ਸ਼ਬਦ ਸ਼ਾਮਲ ਕਰਨ ਨਾਲ ਤੁਪਕ ਦਾ ਨਾਮ _ਬਣ _ਜਾਏਗਾ। ਇਸ ਦੀ ਵਰਤੋਂ 
ਕਬਿੱਤਾਂ ਅਤੇ _ਕਾਵਿ _ਵਿਚ _ਕਰੋ।੧੨੫੮। 

ਪਹਿਲਾਂ 'ਨ੍ਰਿਜਰ` (ਦੇਵਤਾ) ਸ਼ਬਦ ਨੂੰ ਉਚਾਰੋ। ਫਿਰ ਤਿੰਨ ਵਾਰ 'ਨ੍ਰਿਪ” ਪਦ ਨੂੰ 
(ਫਿਰ) 'ਅਰਿ? ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ। ਸ਼ੈਕਾ ਛਡ ਕੇ ਨਿਸੰਗ ਹੋਕੇ 
ਦਾ ਬਖਾਨ _ ਕਰੋ।੧੨੫੯। 

ਪਹਿਲਾਂ “ਬਿਬੁਧ” (ਦੇਵਤਾ) ਸ਼ਬਦ ਦਾ ਕਥਨ ਕਰੋਂ। (ਫਿਰ) ਤਿੰਨ ਵਾਰ 'ਨ੍ਰਿਪ` ਸ਼ਬਦ 
ਜੋੜੋ। (ਮਗਰੋਂ) 'ਰਿਪੁ” ਸ਼ਬਦ ਕਹਿ ਕੇ ਤੁਪਕ ਦਾ ਨਾਮ _ਸਮਝੋ। ਸੰਕਾ ਨੂੰ ਤਿਆਗ ਕੇ ਸਭਾ 
ਵਿਚ _ਕਹੋ।੧੨੬0। 


(9 


੪ 


%-੩. 


ਜੜ। 


੬0੪ 


ਸੀ _ਦਸਮ-ਗ੍ਰੰਥ _ਸਾਹਿਬ 


ਸੁਰ ਪਦ ਆਦਿ ਸਬਦ ਕੋ _ਧਾਰੀਐ। ਤੀਨ ਬਾਰ ਨ੍ਰਿਪ ਪਦ ਕਹੁ _ਡਾਰੀਐ। 
ਅਰਿ ਪਦ ਤਾ ਕੇ ਅੰਤਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ _ਜਾਨੋ। ੧੨੬੧। 


ਸੁਮਨ ਸਬਦ _ਕੋ ਆਦਿ _ਬਖਾਨਹੁ। ਤੀਨ ਬਾਰ ਨਾਇਕ _ਪਦ ਠਾਨਹੁ। 
ਅਰਿ ਪਦ ਤਾ ਕੇ ਅੰਤਿ ਭਣਿਜੈ। ਨਾਮ ਤੁਪਕ ਕੇ ਸਕਲ _ਲਹਿਜੈ। ੧੨੬੨। 


ਆਦਿ ਸਬਦ ਤ੍ਰਿਦਿਵੇਸ ਬਖਾਨੋ। ਤੀਨ ਬਾਰ ਨ੍ਰਿਪ ਪਦਹਿ ਪ੍ਰਮਾਨੋ। 
ਅਰਿ ਪਦ ਤਾ ਕੇ ਅੰਤਿ ਭਨੀਜੈ। ਸਭ ਸ੍ਰੀ ਨਾਮ ਤੁਪਕ ਲਹਿ ਲੀਜੈ। ੧੨੬੩। 


ਬ੍ਰਿੰਦਾਰਕ ਸਬਦਾਦਿ _ਉਚਾਰਹੁ। ਤੀਨ ਬਾਰ ਨਾਇਕ ਪਦ ਡਾਰਹੁ। 
ਅਰਿ ਪਦ ਅੰਤਿ ਤਵਨ ਕੇ ਦੀਜੋ। ਨਾਮ ਤੁਪਕ ਕੇ ਸਭ ਲਹਿ _ਲੀਜੋ। ੧੨੬੪। 


ਗਤਿ _ਬਿਵਾਨ ਸਬਦਾਦਿ _ਬਖਾਣਹੁ। ਤੀਨ ਬਾਰ ਪਤਿ _ਪਦਿਹਿ ਪੁਮਾਣਹੁ। 
ਅਰਿ ਪਦ ਅੰਤਿ ਤਵਨ ਕੇ ਕਹੀਐ। ਸਭ ਸ੍ਰੀ ਨਾਮ ਤੁਪਕ ਕੇ ਲਹੀਐ। ੧੨੬੫। 


੭%7=ਤਲ 
ਅੰਮ੍ਰਿਤੇਸ ਸਬਦਾਦਿ ਉਚਾਰਨ _ਕੀਜੀਐ। 
ਤੀਨ ਬਾਰ ਪਤਿ ਸਬਦ ਤਵਨ ਕੇ ਦੀਜੀਐ। 
ਸਤ੍ਹ ਸਬਦ ਪੁਨਿ ਤਾ ਕੇ ਅੰਤਿ ਬਖਾਨੀਐ। 


<. 


ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। ੧੨੬੬। 
ਮਧੁ ਪਦ ਮੁਖ ਤੇ ਪ੍ਰਿਥਮੈ ਨੀਕੇ ਭਾਖੀਐ। 

ਤੀਨ ਬਾਰ ਪਤਿ ਸਬਦ ਤਵਨ ਕੇ ਰਾਖੀਐ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਜਹ ਜਹ _ਚਹੀਐ ਸਬਦ _ਨਿਸੰਕ _ਬਖਾਨੀਐ। _੧੨੬੭। 
ਸੁਧਾ ਸਬਦ ਕੋ ਆਦਿ ਉਚਾਰਨ _ਕੀਜੀਐ। 

ਨ੍ਹਿਪ ਪਦ ਤਾ ਕੇ ਅੰਤਿ ਬਾਰ ਤ੍ਰੈ ਦੀਜੀਐ। 

ਰਿਪੁ ਪਦ ਭਾਖਿ ਤੁਫੰਗ ਨਾਮ ਜੀਅ ਜਾਨੀਐ। 

ਹੋ ਸੁ ਕਬਿ ਚਉਪਈ ਮਾਝ _ਨਿਸੰਕ ਬਖਾਨੀਐ। _੧੨੬੮। 
ਸਬਦ ਪਯੂਖ ਸੁ ਮੁਖ ਤੇ ਪ੍ਰਿਥਮ ਉਚਾਰੀਐ। 

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰੀਐ। 

ਰਿਪੁ ਪਦ ਭਾਖਿ ਤੁਪਕ ਨਾਮ _ਲਹੀਜੀਐ। 

ਹੋ ਸੁ ਕਬਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ। ੧੨੬੯। 
ਅਸੁਦਾ ਸਬਦ ਸੁ ਮੁਖ ਤੇ ਆਦਿ ਉਚਾਰਿ ਕੈ। 

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ। 

ਰਿਪੁ ਕਹਿ ਨਾਮ ਤੁਪਕ ਕੇ ਚਤੁਰ _ਬਿਚਾਰੀਐ। 

ਹੋ ਛੰਦ ਸੋਰਠਾ ਮਾਹਿ _ਨਿਸੰਕ _ਉਚਾਰੀਐ। _੧੨੭0। 


ਸਸੜ੍ੁ _ ਨਾਮ ਮਾਲਾ ੬0੫ 


ਜੋੜੋ। ਉਸ ਦੇ ਅੰਤ ਉਤੇ _'ਅਰਿ” ਪਦ ਕਥਨ _ਕਰੋ। (ਇਸ 
ਸਮਝੋ ।੧੨੬੧। 

ਪਹਿਲਾਂ _'ਸੁਮਨ” (ਦੇਵਤਾ) ਸ਼ਬਦ _ਦਾ _ਕਥਨ _ਕਰੋ। (ਫਿਰ) ਤਿੰਨ ਵਾਰ “ਨਾਇਕ” 
ਸ਼ਬਦ ਜੋੜੋ। ਉਸ ਦੇ ਅੰਤ ਉਤੇ _'ਅਰਿ” ਪਦ _ਕਹੋ। _(ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੇ ।੧੨੬੨। 

ਪਹਿਲਾਂ 'ਤ੍ਰਿਦਿਵੇਸ` (ਸਵਰਗ ਦਾ ਰਾਜਾ ਇੰਦਰ) ਕਥਨ _ਕਰੋ। (ਫਿਰ) ਤਿੰਨ ਵਾਰ 
'ਨ੍ਰਿਪ` ਸ਼ਬਦ ਜੋੜੋਂ। ਉਸ ਦੇ ਅੰਤ ਵਿਚ 'ਅਰਿ” ਸ਼ਬਦ ਕਹੋ। (ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੇ ।੧੨੬੩। 

ਪਹਿਲਾਂ _'ਬ੍ਰੰਦਾਰਕ” (ਦੇਵਤਾ) ਸ਼ਬਦ _ਉਚਾਰੋ। _(ਫਿਰ) ਤਿੰਨ ਵਾਰ “ਨਾਇਕ” _ਪਦ 
ਜੋੜੋ। ਉਸ ਦੇ ਅੰਤ ਉਤੇ 'ਅਰਿ” ਪਦ ਨੂੰ ਜੋੜੋ। (ਇਸ ਨੂੰ) _ ਸਭ ਤੁਪਕ ਦਾ ਨਾਮ ਸਮਝ 
ਲਵੇਂ ।੧੨੬੪। 

ਪਹਿਲਾਂ “ਗਤਿ _ਬਿਵਾਨ” ਸ਼ਬਦ ਬਖਾਨ ਕਰੋ। (ਫਿਰ) ਤਿੰਨ ਵਾਰ ਪਤਿ” ਸ਼ਬਦ ਜੋੜੋ। 
ਉਸ ਦੇ ਅੰਤ ਵਿਚ _'ਅਰਿ” ਪਦ ਕਹੋ। (ਇਸ ਨੂੰ) ਸਭ ਤੁਪਕ ਦਾ ਨਾਮ _ਸਮਝੋ।੧੨੬੫। 


ਪਹਿਲਾਂ _'ਸੁਰ” ਸ਼ਬਦ ਨੂੰ ਰਖੋ। (ਫਿਰ) ਉਸ ਨਾਲ ਤਿੰਨ 
ਨੂ 


੭%/ਤਲ 


ਪਹਿਲਾਂ _'ਅੰਮ੍ਰਿਤੇਸ` (ਦੇਵਤਾ) ਸ਼ਬਦ ਉਚਾਰਨ _ਕਰੋ। ਉਸ _ਨਾਲ ਤਿੰਨ ਵਾਰ ਪਤਿ” 
ਸ਼ਬਦ ਨੂੰ ਜੋੜੋ। ਅੰਤ ਉਸ ਦੇ ਵਿਚ 'ਸਤ੍ਰ' ਸ਼ਬਦ ਕਥਨ ਕਰੋ। (ਇਸ ਨੂੰ) ਸਭ ਵਿਦਵਾਨ 
ਹਿਰਦੇ ਵਿਚ ਤੁਪਕ ਦਾ ਨਾਮ _ਸਮਝੋ।੧੨੬੬। 


ਪਹਿਲਾਂ _'ਮਧੁ” (ਅੰਮ੍ਰਿਤ) ਸ਼ਬਦ ਮੁਖ ਤੋਂ _ਚੌਗੀ ਤਰ੍ਹਾਂ ਉਚਾਰੋ। (ਫਿਰ) ਤਿੰਨ ਵਾਰ 
“ਪਤਿ” ਸ਼ਬਦ ਜੋੜੋਂ। (ਫਿਰ) 'ਅਰਿ” ਪਦ ਕਹਿ ਕੇ ਤੁਪਕ ਦੇ ਨਾਮ ਵਜੋਂ _ਪਛਾਣੋ। ਜਿਥੇ ਲੋੜ 
ਮਨੋ, ਇਸ ਦਾ _ਨਿਸੰਗ ਉਚਾਰਨ _ਕਰੋ।੧੨੬੭। 


ਪਹਿਲਾਂ ਸੁਧਾ” ਸ਼ਬਦ ਦਾ ਉਚਾਰਨ _ਕਰੋ। (ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 
'ਨ੍ਰਿਪ` ਸ਼ਬਦ _ਵਰਤੋਂ। (ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋਂ। 
(ਇਸ ਦਾ) ਸਾਰੇ ਕਵੀਓ! ਚੌਪਈ ਵਿਚ _ਨਿਸੰਗ _ਬਖਾਨ _ਕਰੋ।੧੨੬੮। 


ਪਹਿਲਾਂ _'ਪਯੂਖ” ਸ਼ਬਦ _ਮੁਖ ਤੋਂ ਉਚਾਰਨ _ਕਰੋਂ। (ਫਿਰ) ਤਿੰਨ ਵਾਰ _'ਨ੍ਰਿਪ ਸ਼ਬਦ 
ਜੋੜੋ। (ਫਿਰ) 'ਰਿਪੁ” ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ। ਇਸ ਦਾ ਕਵੀਓ! 
ਨਿਡਰ ਹੋਕੇ ਦੋਹਰਿਆਂ ਵਿਚ ਪੁਯੋਗ _ਕਰੋਂ।੧੨੬੯। 


ਪਹਿਲਾਂ _'ਅਸੁਦਾ` (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ _ਉਚਾਰੋ। _(ਫਿਰ) ਤਿੰਨ ਵਾਰ ਉਸ 
ਨਾਲ 'ਨ੍ਰਿਪ` ਸ਼ਬਦ ਜੋੜੋ। ਫਿਰ 'ਰਿਪੁ” ਕਹਿ ਕੇ ਤੁਪਕ ਦਾ ਨਾਮ ਵਿਚਾਰੋਂ। (ਇਸ ਦਾ) ਛੰਦ 
ਅਤੇ _ਸੋਰਠਾ ਵਿਚ _ਨਿਸੰਗ _ਉਚਾਰਨ _ਕਰੋਂ।੧੨੭0। 


ਅਰਿ ਕਹਿ ਨਾਮ ਤੁਪਕ ਕੇ ਹਿਰਦੈ ਪਛਾਨੀਐ। 
ਹੋ _ਸੁਧਨਿ ਸਵੈਯਾ ਭੀਤਰ ਨਿਡਰ _ਬਖਾਨੀਐ। _੧੨੭੧। 
ਜੀਵਦਤ ਪਦ ਪ੍ਰਿਥਮ ਉਚਾਰਨ _ਕੀਜੀਐ। 
ਚਾਰ ਬਾਰ ਲ੍ਰਿਪ _ਸਬਦਹਿ ਅੰਤਿ _ਭਣੀਜੀਐ। 
ਅਰਿ ਕਹਿ ਨਾਮ ਤੁਪਕ ਕੇ ਹ੍ਿਦੇ ਪਛਾਨ ਲੈ। 
ਹੋਂ _ਕਹੀ ਹਮਾਰੀ ਆਜ ਹ੍ਰਿਦੇ ਪਹਿਚਾਨ ਲੈ। _੧੨੭੨। 


ਚੱਪਣ? 
ਬਪੁਦਾ ਪਦ ਕੋ ਪ੍ਰਿਥਮ ਉਚਾਰਹੁ। ਚਾਰ ਬਾਰ ਨਾਇਕ ਪਦ ਡਾਰਹੁ। 
ਸਤ ਸਬਦ ਕੇ ਬਹੁਰਿ ਭਣਿਜੈ। ਨਾਮ ਤੁਪਕ ਸਭ _ਲਹਿ ਲਿਜੈ। ੧੨੭੩। 


ਬਹੁਰਿ _ਦੇਹਦਾ ਸਬਦ _ਬਖਾਨੋ। _ਚਾਰ _ਬਾਰ ਪਤਿ ਸਬਦ ਪ੍ਰਮਾਨੋ। 
ਅਰਿ ਕਹਿ ਨਾਮ ਤੁਪਕ ਕੇ _ਲਹੀਐ। ਝੂਲਾ ਛੰਦ _ਬੀਚਿ ਹਸਿ ਕਹੀਐ। ੧੨੭੪। 


ਪ੍ਰਾਣਦਤ ਪਦ ਪ੍ਰਿਥਮ _ਭਣੀਜੈ। ਚਾਰ ਬਾਰ ਨ੍ਰਿਪ ਸਬਦ _ਧਰੀਜੈ। 
ਅਰਿ ਪਦ ਤਾ ਕੇ ਅੰਤਿ ਬਖਾਨਹੁ। ਸਭ ਸ੍ਰੀ ਨਾਮ ਤੁਪਕ ਕੇ ਜਾਨਹੁ। ੧੨੭੫। 


੭%7#ਤਲ 
ਜਰਾ ਸਬਦ ਕਹੁ ਮੁਖ ਸੋ ਆਦਿ ਬਖਾਨੀਐ। 
ਰਿਪੁ ਕਹਿ ਨ੍ਰਿਪ ਪਦ ਬਾਰ ਚਾਰ ਫੂਨ ਠਾਨੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ। 
ਹੋ ਸਕਲ ਤੁਪਕ ਕੇ ਨਾਮ _ਲੀਜੀਐ ਜਾਨਿ _ਕੈ। ੧੨੭੬। 


ਪ੍ਰਿਥਮ _ਬ੍ਰਿਧਤਾ ਸਬਦ ਉਚਾਰਨ _ਕੀਜੀਐ। 
ਸਤ੍ਹ ਸਬਦ ਕੋ ਤਾ ਕੇ ਅੰਤਿ ਭਨੀਜੀਐ। 
ਬਹੁਰਿ ਸਤੁ _ਪਦ ਤਿਹ _ਉਪਰੈਤਿ _ਬਖਾਨੀਐ। 
ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤ _ਜਾਨੀਐ। ੧੨੭੭। 
ਚੱਪਣ? 
ਜਰਾ ਸਬਦ ਕਹੁ ਆਦਿ ਉਚਰੀਐ। ਹਰਿ ਪਦ ਅੰਤਿ ਤਵਨ ਕੇ ਧਰੀਐ। 
ਅਰਿ ਪਦ ਮੁਖ ਤੇ ਬਹੁਰਿ ਬਖਾਨੈ। ਨਾਮ ਤੁਪਕ ਕੇ ਹੋਇ ਪ੍ਰਮਾਨੈ। ੧੨੭੮। 


%7 ਤਲ 
ਆਲਸ _ਸਬਦ ਸੁ ਮੁਖ ਤੇ ਆਦਿ ਬਖਾਨੀਐ। 
ਚਾਰ ਬਾਰ ਨ੍ਰਿਪ ਸਬਦ ਸੁ ਹਰਿ ਕਹਿ ਠਾਨੀਐ। 
ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ। 
ਹੋ ਛੰਦ ਪਾਧੜੀ ਮਾਝ _ਨਿਡਰ ਹੋਇ ਦੀਜੀਐ। ੧੨੭੯। 


ਸਸੜ੍ੁ _ ਨਾਮ ਮਾਲਾ ੬0੭ 


ਪਹਿਲਾਂ _'ਪ੍ਰਾਣਦਾ” (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ। ਉਸ ਨਾਲ ਚਾਰ ਵਾਰ 'ਨ੍ਰਿਪ” 


ਸ਼ਬਦ ਨੂੰ ਜੋੜੋ। _(ਫਿਰ) 'ਅਰਿ” ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ _ਸਮਝੋ। (ਫਿਰ) 


ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ।੧੨੭੧। 


ਪਹਿਲਾਂ _“ਜੀਵਦਤ” (ਅੰਮ੍ਰਿਤ) ਪਦ ਦਾ ਉਚਾਰਨ _ਕਰੋ। _(ਉਸ ਦੇ) ਅੰਤ ਉਤੇ ਚਾਰ 
ਵਾਰ _'ਨ੍ਰਿਪ` ਸ਼ਬਦ _ਕਥਨ _ਕਰੋਂ। (ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ 
ਪਛਾਣ _ਲਵੋਂ। ਮੇਰੀ ਕਹੀ _ਗੱਲ ਅਜ ਹਿਰਦੇ ਵਿਚ _ਧਾਰਨ ਕਰ _ਲਵੋ।੧੨੭੨। 


ਚੱਪਣ? 

ਪਹਿਲਾਂ 'ਬਪੁਦਾ” (ਅੰਮ੍ਰਿਤ) ਪਦ ਨੂੰ ਉਚਾਰੋਂ। (ਫਿਰ) ਚਾਰ ਵਾਰ “ਨਾਇਕ” ਪਦ ਨੂੰ 
ਜੋੜੋ। ਮਗਰੋਂ “ਸਤੂ` ਸ਼ਬਦ ਨੂੰ ਕਥਨ ਕਰੋ। ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।੧੨੭੩। 

ਮਗਰੋਂ _“ਦੇਹਦਾ” (ਅੰਮ੍ਰਿਤ) ਸ਼ਬਦ ਕਥਨ ਕਰੋ। (ਫਿਰ) ਚਾਰ ਵਾਰ ਪਤਿ” ਸ਼ਬਦ ਜੋੜੋਂ। 
(ਫਿਰ) 'ਅਰਿ” ਪਦ ਕਹਿ ਕੇ ਤੁਪਕ ਦਾ ਨਾਮ ਲਵੋ। (ਇਸ ਨੂੰ) ਝੂਲਾ ਛੰਦ ਵਿਚ ਪ੍ਰਸੰਨਤਾ 
ਪੂਰਵਕ ਕਹੋ।੧੨੭੪। 

ਪਹਿਲਾਂ 'ਪ੍ਰਾਣਦਤ” (ਅੰਮ੍ਰਿਤ) ਸ਼ਬਦ ਨੂੰ ਕਥਨ ਕਰੋ। (ਫਿਰ) ਚਾਰ ਵਾਰ 'ਨ੍ਰਿਪ` ਸ਼ਬਦ 
ਜੋੜੋ। ਉਸ ਦੇ ਅੰਤ ਵਿਚ _'ਅਰਿ” ਸ਼ਬਦ ਕਹੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ 
ਸਮਝੋ ।੧੨੭੫। 


੭#/ਤਲ 


ਪਹਿਲਾਂ “ਜਰਾ” ਸ਼ਬਦ ਨੂੰ ਮੁਖ ਤੋਂ ਕਥਨ ਕਰੋ। ਫਿਰ 'ਰਿਪੁ” ਕਹਿ ਕੇ 'ਨ੍ਰਿਪ` ਸ਼ਬਦ ਦੀ 
ਚਾਰ ਵਾਰ ਵਰਤੋਂ ਕਰੋ। ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਨੂੰ ਕਹੋ। (ਇਸ ਨੂੰ) ਸਭ ਤੁਪਕ 
ਦਾ ਨਾਮ ਸਮਝ _ ਲਵੋ।੧੨੭੬। 


ਪਹਿਲਾਂ 'ਬ੍ਰਿਧਤਾ” ਸ਼ਬਦ ਦਾ ਉਚਾਰਨ ਕਰੋ। ਉਸ ਦੇ ਅੰਤ ਵਿਚ ਸਤੁ” ਸ਼ਬਦ ਕਥਨ 
ਕਰੋ। ਉਸ ਦੇ ਉਪਰੰਤ 'ਸਤ੍ਰ' ਪਦ ਬਖਾਨ ਕਰੋ। (ਇਸ ਨੂੰ) ਸਾਰੇ ਚਤੁਰ ਜਨ ਹਿਰਦੇ ਵਿਚ 
ਤੁਪਕ _ਦੇ ਨਾਮ _ ਵਜੋਂ __ਜਾਣੋ।੧੨੭੭। 


ਚੱਪਣ 

'ਜਰਾ” ਸ਼ਬਦ ਨੂੰ ਪਹਿਲਾਂ ਉਚਾਰੋ। ਉਸ ਦੇ ਅੰਤ ਉਤੇ “ਹਰਿ” ਪਦ ਜੋੜੋ। (ਫਿਰ) ਮੁਖ 
ਤੋਂ 'ਅਰਿ” ਪਦ ਉਚਾਰੋ। _(ਇਸ ਨੂੰ) ਤੁਪਕ ਦਾ ਨਾਮ _ਸਮਝੋ।੧੨੭੮। 
੭%7=ਾਲ਼ 

“ਆਲਸ” ਸ਼ਬਦ ਨੂੰ ਪਹਿਲਾਂ ਮੁਖ ਤੋਂ _ਉਚਾਰੋ। (ਫਿਰ) ਚਾਰ ਵਾਰ 'ਨ੍ਰਿਪ` ਸ਼ਬਦ ਜੋੜ 
ਕੇ (ਅੰਤ ਤੇ) “ਹਰਿ” ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ। (ਇਸ ਨੂੰ) 
ਨਿਸੰਗ _ਹੋ__ਕੇ _ਪਾਧੜੀ ਛੰਦ _ਵਿਚ _ਵਰਤੋ।੧੨੭੯। 


੬0੮ 


ਸੀ _ਦਸਮ-ਗ੍ਰੰਥ _ਸਾਹਿਬ 


ਤਰੁਨ ਦੰਤ ਪਦ ਮੁਖ ਤੇ ਆਦਿ ਬਖਾਨੀਐ। 

ਅਰਿ ਕਹਿ ਨ੍ਰਿਪ ਪਦ ਬਾਰ ਚਾਰ ਪੁਨਿ ਠਾਨੀਐ। 
ਅਰਿ ਕਹਿ ਨਾਮ ਤੁਪਕ ਕੇ ਹ੍ਿਦੈ ਬਖਾਨੀਅਹਿ। 

ਹੋ ਛੰਦ ਰੁਆਲਾ ਬਿਖੈ ਨਿਡਰ ਹੁਇ ਠਾਨੀਅਹਿ। _੧੨੮0। 
ਜੋਬਨਾਂਤ _ਅੰਤਕ ਪਦ ਪ੍ਰਿਥਮ ਉਚਾਰੀਐ। 

ਚਾਰ ਬਾਰ ਨ੍ਰਿਪ ਸਬਦ ਤਵਨ ਪਰ _ਡਾਰੀਐ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਛੰਦ ਚਉਪਈ ਮਾਹਿ _ਨਿਸੰਕ _ਬਖਾਨੀਐ। _੧੨੮੧। 
ਤਰੁਨ ਦੰਤ ਅਰਿ ਸਬਦ ਸੁ ਮੁਖ ਤੇ ਭਾਖੀਐ। 

ਚਤੁਰ ਬਾਰਿ ਨ੍ਰਿਪ ਸਬਦ ਤਵਨ ਕੇ ਰਾਖੀਐ। 

ਸਕਲ _ਤੁਪਕ ਕੇ ਨਾਮ _ਜਾਨ ਜੀਅ ਲੀਜੀਐ। 

ਹੋ ਸੁਧਨਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ। ੧੨੮੨। 
ਜੋਬਨਾਰਿ ਅਰਿ ਪਦ ਕੋ ਆਦਿ _ਬਖਾਨੀਐ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ। 

ਸਤ੍ਹ ਸਬਦ ਕੋ ਅੰਤਿ ਤਵਨ ਕੇ ਭਾਖੀਐ। 


੮ 


ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ _ਰਾਖੀਐ। ੧੨੮੩। 
ਚਤੁਰਥ ਅਵਸਤਾ ਅਰਿ _ਪਦ ਆਦਿ _ਬਖਾਨੀਐ। 

ਚੁਤਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ। 

ਸਤ੍ਹ ਸਬਦ ਕੋ ਅੰਤਿ ਸੁ ਬਹੁਰਿ ਬਖਾਨਿ ਕੈ। 


੨. 


ਹੋ ਸਕਲ ਤੁਪਕ ਕੇ ਨਾਮ ਲੀਜੀਐ ਜਾਨਿ _ਕੈ। ੧੨੮੪। 
ਜਮਪਾਸੀ ਕੇ _ਨਾਮਨ ਆਦਿ _ਉਚਾਰੀਐ। 

ਹਰਿ ਕਹਿ ਨ੍ਰਿਪ ਪਦ ਬਾਰ ਚਾਰ ਫੁਨਿ ਡਾਰੀਐ। 

ਸੁ ਕਬਿ ਤੁਪਕ ਕੇ ਨਾਮ ਭਾਖ ਅਰਿ ਲੀਜੀਐ। 

ਹੋ _ਸੁਧਨਿ ਸਵੈਯਾ ਮਾਝ ਨਿਡਰ ਹੁਇ ਦੀਜੀਐ। _੧੨੮੫। 
ਅਰਬਲਾਰਿ _ਅਰਿ ਆਦਿ ਉਚਾਰਨ _ਕੀਜੀਐ। 

ਚਾਰ ਬਾਰ ਪਤਿ ਸਬਦ ਤਵਨ ਕੇ ਦੀਜੀਐ। 

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਅਹਿ। 

ਹੋ ਛੰਦ ਕੁੰਡਰੀਆ ਮਾਹਿ _ਸੰਕ ਤਜਿ _ਦੀਜੀਅਹਿ। ੧੨੮੬। 
ਆਰਜਾਰਿ _ਅਰਿ ਆਦਿ ਉਚਾਰਨ _ਕੀਜੀਐ। 

ਚਾਰ ਬਾਰ ਨ੍ਰਿਪ ਪਦ ਕੋ ਬਹੁਰਿ ਭਣੀਜੀਐ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਛੰਦ ਝੂਲਨਾ ਮਾਹਿ _ਨਿਸੰਕ _ਬਖਾਨੀਐ। _੧੨੮੭। 
ਦੇਹਬਾਸੀ ਅਰਿ ਹਰਿ ਪਦ ਆਦਿ _ਭਨੀਜੀਐ। 


ਹੋ ਛੰਦ ਅਤਿਲ ਕੇ ਮਾਹਿ ਨਿਭਰ ਕਹਿ ਡਾਰੀਐ। ੧੨੮੮। 


ਸਸੜ੍ੁ _ ਨਾਮ ਮਾਲਾ ੬0੮੯ 


ਪਹਿਲਾਂ _'ਤਰੁਨ ਦੰਤ” (ਜਵਾਨੀ ਨੂੰ ਦੰਦਣ ਵਾਲਾ ਬੁਢਾਪਾ) ਸ਼ਬਦ ਮੁਖ ਤੋਂ _ਕਹੋ। ਫਿਰ 
'ਅਰਿ” ਪਦ ਕਹਿ ਕੇ ਚਾਰ ਵਾਰ 'ਨ੍ਰਿਪ` ਸ਼ਬਦ ਜੋੜੋ। (ਫਿਰ) 'ਅਰਿ” ਪਦ ਕਹਿ ਕੇ ਹਿਰਦੇ 
ਵਿਚ ਤੁਪਕ _ਦਾ _ਨਾਮ _ਸਮਝ _ਲਵੋ। _(ਇਸ ਨੂੰ) _ਰੁਆਲਾ ਛੰਦ ਵਿਚ ਨਿਡਰ ਹੋ ਕੇ 
ਵਰਤੇ ।੧੨੮0। 


'ਜੋਬਨਾਂਤ ਅੰਤਕ” ਪਦ ਪਹਿਲਾਂ ਉਚਾਰੋ। (ਫਿਰ) ਚਾਰ ਵਾਰ 'ਨ੍ਰਿਪ` ਸ਼ਬਦ ਉਸ ਨਾਲ 
ਜੋੜੋ। (ਫਿਰ) 'ਅਰਿ” ਕਹਿ ਕੇ ਤੁਪਕ ਦੇ ਨਾਮ ਵਜੋਂ _ਪਛਾਣੋ। (ਇਸ ਨੂੰ) ਚੌਪਈ ਛੰਦ ਵਿਚ 
ਨਿਸੰਗ _ਹੋ__ਕੇ ਬਖਾਨ _ਕਰੋ।੧੨੮੧। 


੮ 


ਪਹਿਲਾਂ _'ਤਰੁਨ ਦੰਤ ਅਰਿ” ਸ਼ਬਦ ਮੂੰਹ ਤੋਂ ਕਹੋ। (ਫਿਰ) ਉਸ ਨਾਲ ਚਾਰ ਵਾਰ 'ਨ੍ਰਿਪ” 
ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ। ਇਸ ਨੂੰ ਨਿਡਰ ਹੋ 
ਕੇ ਦੋਹਰੇ _ਵਿਚ _ਵਰਤਣਾ ਚੇਤੇ _ਰਖੋ।੧੨੮੨। 

ਪਹਿਲਾਂ _'ਜੋਬਨਾਰਿ ਅਰਿ” ਪਦ ਨੂੰ ਬਖਾਨ ਕਰੋ। (ਫਿਰ) ਚਾਰ ਵਾਰ 'ਨ੍ਰਿਪ ਸ਼ਬਦ ਨੂੰ 
ਉਸ ਨਾਲ ਜੋੜੋ। ਉਸ ਦੇ ਅੰਤ ਉਤੇ 'ਸਤ੍` ਸ਼ਬਦ ਕਥਨ ਕਰੋਂ। (ਇਸ ਨੂੰ) ਸਭ ਸੂਝਵਾਨ ਤੁਪਕ 
ਦੇ ਨਾਮ ਵਜੋਂ _ਜਾਣੋ।੧੨੮੩। 


ਪਹਿਲਾਂ _'ਚਤੁਰਥ ਅਵਸਥਾ” (ਬੁਢਾਪਾ) ਨਾਲ _'ਅਰਿ” ਸ਼ਬਦ _ਬਖਾਨ _ਕਰੋਂ। _ਉਸ _ਨਾਲ 
(ਫਿਰ) ਚਾਰ ਵਾਰ 'ਨ੍ਰਿਪ` ਸ਼ਬਦ ਜੋੜੋ। ਮਗਰੋਂ _'ਸਤ੍ਹ` ਸ਼ਬਦ ਨੂੰ ਅੰਤ ਵਿਚ ਕਹੋ। (ਇਸ ਨੂੰ) 
ਸਭ _ ਤੁਪਕ _ਦਾ _ਨਾਮ _ਜਾਣ _ ਲਵੋ।੧੨੮੪। 


ਪਹਿਲਾਂ 'ਜਮਪਾਸੀ” ਦੇ ਨਾਂਵਾਂ ਨੂੰ ਉਚਾਰੋ। (ਫਿਰ) “ਹਰਿ” ਪਦ ਕਹਿ ਕੇ ਮਗਰੋਂ ਚਾਰ 
ਵਾਰ 'ਨ੍ਰਿਪ` ਸ਼ਬਦ ਜੋੜੋ। (ਅੰਤ ਉਤੇ) ਕਵੀਓ! 'ਅਰਿ” ਸ਼ਬਦ ਲਗਾ ਕੇ ਤੁਪਕ ਦੇ ਨਾਮ ਕਥਨ 
ਕਰ _ਲਵੋ। (ਇਨ੍ਹਾਂ ਨੂੰ) ਸਵੈਯੇ ਵਿਚ _ਨਿਸੰਗ ਹੋ ਕੇ ਵਰਤਣ _ਦਾ ਚੇਤਾ _ਰਖੋ।੧੨੮੫। 


ਪਹਿਲਾਂ _“ਅਰਬਲਾਰਿ (ਉਮਰ-ਵੈਰੀ, ਮ੍ਰਿਤੂ) ਅਰਿ” ਦਾ ਉਚਾਰਨ ਕਰੋ। _ਫਿਰ ਚਾਰ ਵਾਰ 
“ਪਤਿ” ਪਦ ਜੋੜੋਂ। (ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ। (ਇਸ ਦਾ) 
ਕੁੰਭਲੀਆ _ ਛੰਦ _ਵਿਚ _ ਨਿਸੰਗ _ਪੂਯੋਗ _ ਕਰੋ।੧੨੮੬। 


ਪਹਿਲਾਂ “ਆਰਜਾਰਿ (ਮੌਤ) ਅਰਿ” ਸ਼ਬਦ ਉਚਾਰੋ। ਫਿਰ ਚਾਰ ਵਾਰ 'ਨ੍ਰਿਪ” ਪਦ ਨੂੰ 
ਕਥਨ ਕਰੋ। ਫਿਰ 'ਅਰਿ” ਪਦ ਜੋੜ ਕੇ ਸਿਆਣੇ ਲੋਗ ਤੁਪਕ ਦਾ ਨਾਮ ਪਛਾਣਨ। (ਇਸ ਨੂੰ) 
ਝੁਲਨਾ _ਛੰਦ _ਵਿਚ _ਨਿਸੰਗ ਹੋ ਕੇ _ਬਖਾਨ _ਕਰਨ।੧੨੮੭। 


ਪਹਿਲਾਂ _“ਦੇਹਬਾਸੀ (ਜੀਵਨ) ਅਰਿ ਹਰਿ? ਪਦ ਦਾ ਕਥਨ _ਕਰੋ। ਮਗਰੋ ਚਾਰ _ਵਾਰ 
'ਨ੍ਰਿਪ` ਸ਼ਬਦ ਨੂੰ ਜੋੜੋ। _(ਫਿਰ) 'ਅਰਿ” ਸ਼ਬਦ ਕਹਿ ਕੇ ਸੂਝਵਾਨ ਤੁਪਕ ਦੇ ਨਾਮ ਵਜੋਂ 


ਵਿਚਾਰਨ। (ਇਸ ਦਾ) ਅੜਿਲ ਛੰਦ ਵਿਚ _ਨਿਝਕ _ਹੋ ਕੇ ਪ੍ਰਯੋਗ _ਕਰਨ।੧੨੮੮। 


੬੧0 


ਬਪੁਬਾਸੀ _ਅਰਿ _ਅਰਿ _ਸਬਦਾਦਿ _ਬਖਾਨੀਐ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ _ਠਾਨੀਐ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਛੰਦ _ਚੰਚਰੀਆ ਮਾਹਿ _ਨਿਸੰਕ ਪ੍ਰਮਾਨੀਐ। ੧੨੮੯। 
ਤਨਬਾਸੀ ਅਰ ਹਰਿ ਕੋ ਆਦਿ ਬਖਾਨਿ ਕੈ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਨੈ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਕਰਹੁ ਉਚਾਰਨ _ਤਹਾ ਜਹਾ ਜੀਅ ਜਾਨੀਐ। _੧੨੯0। 
ਅਸੁਰ ਸਬਦ ਕੋ ਆਦਿ ਉਚਾਰਨ _ਕੀਜੀਐ। 

ਪਿਤ ਕਹਿ ਨ੍ਰਿਪ ਪਦ ਅੰਤਿ ਤਵਨ ਕੇ ਦੀਜੀਐ। 
ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ ਨਿਡਰ _ਬਖਾਨੋ ਤਹਾ ਜਹਾ ਜੀਅ _ਜਾਨੀਐ। _੧੨੯੧॥। 
ਰਾਛਸਾਰਿ ਪਦ ਮੁਖ ਤੇ ਆਦਿ ਬਖਾਨੀਅਹੁ। 

ਚਾਰ ਬਾਰ ਪਤਿ ਸਬਦ ਤਵਨ ਕੇ ਠਾਨੀਅਹੁ। 

ਅਰਿ ਕਹਿ ਨਾਮ ਤੁਪਕ ਕੇ ਚਿਤ ਮੈ ਜਾਨ ਲੈ। 

ਹੋ ਜੋ ਪੂਛੈ ਤੁਹਿ ਆਇ ਨਿਸੰਕ ਬਤਾਇ ਦੈ। ੧੨੯੨। 
ਦਾਨਵਾਰਿ ਪਦ ਮੁਖ ਤੇ ਸੁਘਰਿ ਪ੍ਰਿਥਮ ਉਚਰਿ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਅੰਤਿ ਧਰੁ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨ ਲੈ। 

ਹੋ ਸੁ ਕਬਿ ਸਭਾ ਕੇ ਮਾਝ ਨਿਡਰ ਹੁਇ ਰਾਖ ਦੈ। ੧੨੯੩। 
ਅਮਰਾਰਦਨ ਅਰਿ ਆਦਿ ਸੁ ਕਬਿ ਉਚਾਰਿ_ਕੈ। 

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰਿ ਕੈ। 

ਅਰਿ ਕਹਿ ਨਾਮ ਤੁਪਕ ਕੇ ਸਕਲ ਸੁਧਾਰ ਲੈ। 

ਹੋ ਪੜ੍ਯੋ _ਚਹਤ ਤਿਹ ਨਰ ਕੋ ਤੁਰਤ ਸਿਖਾਇ ਲੈ। ੧੨੯੪। 
ਸਕ੍ਰ ਸਬਦ ਕਹੁ ਆਦਿ ਉਚਾਰਨ _ਕੀਜੀਐ। 

ਅਰਿ ਅਰਿ ਕਹਿ ਪਤਿ ਚਾਰ ਬਾਰ ਪਦ ਦੀਜੀਐ। 

ਸਤ੍ਹ ਸਬਦ ਕਹੁ ਤਾ ਕੇ ਅੰਤਿ ਬਖਾਨੀਐ। 


<. 


ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। _੧੨੯੫। 
ਸਤ ਕ੍ਰਿਤ ਅਰਿ ਅਰਿ ਆਦਿ ਉਚਾਰਨ ਕੀਜੀਐ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਦੀਜੀਐ। 

ਸਤ੍ਹ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ। 

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ _ਕੈ। ੧੨੯੬। 
ਸਚੀ ਪਤਿਰਿ ਅਰਿ ਆਦਿ ਸਬਦ ਕਹੁ _ਭਾਖੀਐ। 

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਰਾਖੀਐ। 

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ। 

ਹੋ _ ਛੰਦ ਝੂਲਨਾ ਮਾਝ _ਨਿਸੰਕ _ਬਖਾਨੀਐ। _੧੨੯੭। 


ਸਸੜ੍ _ ਨਾਮ _ ਮਾਲਾ ੬੧੧ 


ਪਹਿਲਾਂ _“ਬਪੁਬਾਸੀ` _(ਜੀਵਨ)ਅਰਿ _ਅਰਿ” ਸ਼ਬਦ ਕਥਨ _ਕਰੋ। _ਉਸ _ਨਾਲ ਚਾਰ ਵਾਰ 
'ਨ੍ਰਿਪ` ਸ਼ਬਦ ਜੋੜੋ। (ਫਿਰ) 'ਅਰਿ” ਕਹਿ ਕੇ ਤੁਪਕ ਦੇ ਨਾਮ ਵਜੋਂ _ਪਛਾਣੋ। (ਇਸ ਦਾ) 
ਚੰਚਰੀਆ _ ਛੰਦ _ਵਿਚ _ਨਿਸੰਗ _ਪੁਯੋਗ _ਕਰੋਂ।੧੨੮੯। 


ਪਹਿਲਾ _'ਤਨਬਾਸੀ (ਜੀਵਨ) ਅਰਿ ਹਰਿ” ਸ਼ਬਦ ਦਾ ਬਖਾਨ _ਕਰੋ। (ਫਿਰ) ਚਾਰ ਵਾਰ 
'ਨ੍ਰਿਪ` ਸ਼ਬਦ ਨੂੰ ਜੋੜੋ। (ਮਗਰੋਂ) 'ਅਰਿ” ਕਹਿ ਕੇ _ਸੂਝਵਾਨੋ ! ਤੁਪਕ ਦੇ ਨਾਮ ਵਜੋਂ _ਪਛਾਣੋ। 
ਜਿਥੇ ਜੀ ਕਰੇ, ਉਥੇ (ਇਸ ਦਾ) ਉਚਾਰਨ _ਕਰੋ।੧੨੯0। 


ਪਹਿਲਾਂ ਅਸੁਰ” ਸ਼ਬਦ ਦਾ ਉਚਾਰਨ ਕਰੋ। ਫਿਰ ਪਿਤ” ਕਹਿ ਕੇ ਉਸ ਦੇ ਅੰਤ ਉਤੇ 
'ਨ੍ਰਿਪ` ਸ਼ਬਦ ਜੋੜੋ। (ਇਸ ਨਾਲ) 'ਅਰਿ” ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸੂਝਵਾਨ 
ਪਛਾਣ _ਕਰਨ। ਜਿਥੇ ਜੀ ਕਰੇ, _ਨਿਸੰਗ ਹੋ ਕੇ _ਕਥਨ _ਕਰਨ।੧੨੯੧। 


ਪਹਿਲਾਂ _“ਰਾਛਸਾਰਿ” ਸ਼ਬਦ ਮੁਖ ਤੋਂ ਕਹੋ। (ਫਿਰ) ਚਾਰ ਵਾਰ 'ਪਤਿ” ਸ਼ਬਦ ਉਸ ਨਾਲ 
ਜੋੜੋ। (ਫਿਰ) 'ਅਰਿ” ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ। ਜੇ ਕੋਈ 
ਤੁਹਾਨੂੰ ਪੁਛੇ, ਤਾਂ _ਨਿਸੰਗ ਹੋ. ਕੇ ਦਸ _ਦਿਓ।੧੨੯੨। 


ਪਹਿਲਾਂ _“ਦਾਨਵਾਰਿ” (ਦਾਨਵ ਦਾ ਵੈਰੀ) ਪਦ ਮੁਖ ਤੋਂ ਉਚਾਰੋ। ਉਸ ਦੇ ਅੰਤ ਵਿਚ 
ਚਾਰ ਵਾਰ 'ਨ੍ਰਿਪ` ਸ਼ਬਦ ਜੋੜੋ। (ਫਿਰ) 'ਅਰਿ” ਪਦ ਕਹਿ ਕੇ ਤੁਪਕ ਦੇ ਨਾਮ ਵਜੋਂ _ਪਛਾਣੋ। 
(ਇਸ ਦਾ) ਕਵੀਆਂ ਦੀ ਸਭਾ ਵਿਚ _ਨਿਸੰਗ ਹੋ _ ਕੇ ਪੁਯੋਗ _ਕਰੋ।੧੨੯੩। 


ਪਹਿਲਾਂ _'ਅਮਰਾਰਦਨ (ਦੈਂਤ) ਅਰਿ” ਸ਼ਬਦ _ਕਵੀਓ! ਉਚਾਰਨ _ਕਰੋ। _ਉਸ ਦੇ ਅੰਤ 
ਉਤੇ ਤਿੰਨ ਵਾਰ 'ਨ੍ਰਿਪ” ਸ਼ਬਦ ਰਖੋ। (ਫਿਰ) 'ਅਰਿ” ਪਦ ਕਹਿ ਕੇ ਤੁਪਕ ਦਾ ਨਾਮ ਵਿਚਾਰੋ। 
ਜੇ _ਕੋਈ ਪੜ੍ਹਨਾ ਚਾਹੇ, _ਉਸ ਪੁਰਸ਼ ਨੂੰ ਤੁਰੰਤ _ਸਿਖਾ _ਦਿਓ।੧੨੯੪। 


ਪਹਿਲਾਂ 'ਸਕ੍ਰ (ਇੰਦਰ) ਸ਼ਬਦ ਦਾ ਉਚਾਰਨ ਕਰੋ। ਫਿਰ 'ਅਰਿ” 'ਅਰਿ” ਕਹਿ ਕੇ ਚਾਰ 
ਵਾਰ ਪਤਿ” ਸ਼ਬਦ ਜੋੜੋ। ਉਸ ਦੇ ਅੰਤ ਉਤੇ 'ਸਤੂ` ਸ਼ਬਦ ਕਥਨ ਕਰੋ। (ਇਸ ਨੂੰ) ਸਭ 
ਵਿਚਾਰਵਾਨੋ! ਤੁਪਕ _ਦੇ _ਨਾਮ _ਵਜੋਂ ਮਨ _ ਵਿਚ _ਜਾਣੋ।੧੨੯੫। 


ਪਹਿਲਾਂ “ਸਤ ਕ੍ਰਿਤ (ਇੰਦਰ) ਅਰਿ ਅਰਿ” ਪਦ ਉਚਾਰਨ ਕਰੋ। ਉਸ ਵਿਚ ਚਾਰ ਵਾਰ 
'ਨ੍ਰਿਪ' ਸ਼ਬਦ ਜੋੜੋ। ਉਸ ਦੇ ਅੰਤ ਵਿਚ 'ਸਤ੍ਹ` ਸ਼ਬਦ ਬਖਾਨ ਕਰੋ। (ਇਸ ਨੂੰ) ਸਭ ਤੁਪਕ 
ਦੇ ਨਾਮ _ਵਜੋਂ ਸਮਝ _ਲਵੋ।੧੨੯੬। 


ਪਹਿਲਾਂ “ਸਚੀ ਪਤਿਰਿ (ਇੰਦਰ ਦੇ ਵੈਰੀ ਦੈਂਤ) ਅਰਿ” ਸ਼ਬਦ ਨੂੰ ਕਥਨ ਕਰੋ। ਉਸ 
ਨਾਲ ਚਾਰ _ਵਾਰ 'ਨ੍ਰਿਪ” ਸ਼ਬਦ ਜੋੜੋਂ। ਫਿਰ 'ਅਰਿ” ਕਹਿ ਕੇ ਤੁਪਕ ਦੇ ਨਾਮ ਵਜੋਂ ਚਤਰੋ! 
ਪਛਾਣੋ। _(ਇਸ _ਦਾ) ਝੂਲਨਾ _ਛੰਦ _ਵਿਚ _ਨਿਸੰਗ _ਬਖਾਨ _ਕਰੋ।੧੨੯੭। 


੬੧੨ 


ਸੀ _ਦਸਮ-ਗ੍ਰੰਥ _ਸਾਹਿਬ 


ਸਕੂਰਦਨ ਅਰਿ ਰਿਪੁ ਪਦ ਆਦਿ ਬਖਾਨਿ ਕੈ। 
ਤੀਨ ਬਾਰ ਨ੍ਰਿਪ ਪਦ ਕਹੁ ਬਹੁਰਿ ਪ੍ਰਮਾਨਿ ਕੈ। 

ਸਤ੍ਹ ਸਬਦ _ਕਹਿ ਨਾਮ ਤੁਪਕ ਕੇ _ਜਾਨੀਐ। 

ਹੋ ਝੂਲਾ ਛੰਦਨ ਮਾਝ _ਨਿਸੰਕ _ਬਖਾਨੀਐ। _੧੨੯੮। 
ਆਦਿ ਸਬਦ _ਪੁਰਹੂਤਰਿ ਉਚਾਰਨ _ਕੀਜੀਐ। 

ਅਰਿ ਕਹਿ _ਪਿਤਣੀਸ ਅਰਿ ਪਦ ਬਹੁਰਿ _ਭਣੀਜੀਐ। 
ਸਕਲ ਤੁਪਕ ਕੇ ਨਾਮ ਚਤੁਰ ਲਹਿ _ਲੀਜੀਐ। 

ਹੋ _ਸੁਘਰ ਸੋਰਠਾ ਮਾਝਿ ਨਿਡਰ ਹੁਇ ਦੀਜੀਐ। ੧੨੯੯। 
ਬਾਸਵਾਰਿ ਅਰਿ ਆਦਿ ਉਚਾਰਨ _ਕੀਜੀਐ। 
ਪਿਤਣੀ ਇਸਣੀ ਅਰਿਣੀ ਅੰਤਿ _ਭਣੀਜੀਐ। 

ਸਕਲ _ਤੁਪਕ ਕੇ ਨਾਮ ਚਤੁਰ ਜੀਅ ਜਾਨੀਐ। 

ਹੋ ਛੰਦ ਦੋਹਰਾ ਮਾਹਿ _ਨਿਸੰਕ _ਬਖਾਨੀਐ। _੧੩00। 
ਆਦਿ ਬ੍ਰਿਤਹਾ ਅਰਿ ਅਰਿ ਪਦਹਿ_ਪੁਮਾਨਿ ਕੈ। 
ਤੀਨ ਬਾਰ ਇਸ ਸਬਦ ਤਵਨ ਕੇ ਠਾਨਿ ਕੈ। 

ਰਿਪੁ ਪੁਨਿ ਠਾਨ ਤੁਪਕ ਕੇ ਨਾਮ ਪਛਾਨ ਲੈ। 

ਹੋਂ _ਪੜਿਯੋ ਚਾਹਤ ਜੋ ਨਰ ਤਿਹ ਭੇਦ ਬਤਾਇ ਦੈ। ੧੩0੧। 
ਮਘਵਾਂਤਕ ਅਰਿ ਆਦਿ ਸਬਦ ਕੋ _ਭਾਖੀਐ। 

ਤੀਨ ਬਾਰ ਨ੍ਰਿਪ ਪਦਹਿ ਤਵਨ ਕੇ ਰਾਖੀਐ। 

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ। 

ਹੋ _ਕਥਾ ਕੀਰਤਨ _ਮਾਝਿ _ਨਿਸੰਕ _ਭਣੀਜੀਐ। _੧੩0੨। 
ਮਾਤਲੇਸੂ _ਅਰਿ _ਸਬਦਹਿ ਆਦਿ _ਬਖਾਨਿ ਕੈ। 

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਕੈ। 

ਸਤ੍ਹ ਸਬਦ ਫੁਨਿ ਤਾ ਕੇ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ _ਸੁਮਤ _ਸੈਭਾਰੀਐ। ੧੩0੩। 
ਜਿਸਨਾਂਤਕ _ਅੰਤਕ _ਸਬਦਾਦਿ _ਉਚਾਰੀਐ। 

ਤੀਨ ਬਾਰ ਪਦ ਰਾਜ ਤਵਨ ਕੇ ਡਾਰੀਐ। 

ਅਰਿ ਪੁਨਿ ਤਵਨੈ ਅੰਤਿ ਸਬਦ ਕੇ ਦੀਜੀਐ। 


੮੨. 


ਹੋ ਸਕਲ ਤੁਪਕ ਕੇ ਨਾਮ _ਸੁਘਰ ਲਹਿ __ਲੀਜੀਐ। _੧੩0੪। 
ਪੁਰੰਦਰਾਰਿ ਅਰਿ ਆਦਿ ਸਬਦ ਕਹੁ _ਭਾਖਿ ਕੈ। 

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਿਹ ਰਾਖਿ ਕੈ। 

ਬਹੁਰਿ ਸਤ੍ਹ ਪਦ ਅੰਤਿ ਤਵਨ ਕੇ ਦੀਜੀਐ। 

ਹੋ ਸੁਘਰ ਤੁਪਕ ਕੇ ਨਾਮ ਸਦਾ ਲਖਿ _ਲੀਜੀਐ। _੧੩0੫। 


ਚੱਪਣਾ 


ਬਜੁਧਰਰਿ ਅਰਿ ਪਦ ਆਦਿ ਬਖਾਨਹੁ। __ਤੀਨ ਬਾਰ ਈਸਰ ਪਦ ਠਾਨਹੁ। 
ਅਰਿ ਪੁਨਿ ਅੰਤਿ ਬਹੁਰਿ ਤਿਹ ਦੀਜੈ। ਸਭ ਸਰੀ ਨਾਮ ਤੁਪਕ ਲਹਿ ਲੀਜੈ। ੧੩0੬। 


ਸਸੜ੍ _ ਨਾਮ _ ਮਾਲਾ ੬੧੩ 


ਪਹਿਲਾਂ 'ਸਕੂਰਦਨ ਅਰਿ ਰਿਪੁ” ਪਦ ਨੂੰ ਕਥਨ ਕਰੋਂ। ਮਗਰੋਂ ਤਿੰਨ ਵਾਰ 'ਨ੍ਰਿਪ` ਸ਼ਬਦ 
ਨੂੰ ਜੋੜੋ। (ਫਿਰ) 'ਸਤ੍ਰ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ _ਸਮਝੋ। (ਇਸ ਨੂੰ) ਝੂਲਾ ਛੇਦਾਂ 
ਵਿਚ _ਨਿਸੈਗ _ਹੋ ਕੇ ਬਖਾਨ _ਕਰੋ।੧੨੯੮। 


ਪਹਿਲਾਂ _'ਪੁਰਹੂਤਰਿ” (ਇੰਦਰ ਦੇ ਵੈਰੀ ਦੈਂਤ) ਸ਼ਬਦ ਦਾ ਉਚਾਰਨ ਕਰੋ। ਫਿਰ 'ਅਰਿ” 
ਕਹਿ ਕੇ 'ਪਿਤਣੀਸ ਅਰਿ” ਪਦ ਨੂੰ ਮਗਰੋਂ ਬੋਲੋ। (ਇਸ ਨੂੰ) ਸਭ ਚਤੁਰ ਤੁਪਕ ਦੇ ਨਾਮ ਵਜੋਂ 


ਸਮਝੋ। _(ਇਸ _ਦਾ) _ਸੋਰਠਾ ਛੰਦ _ਵਿਚ _ਸੁਘੜਤਾ ਨਾਲ _ਪੁਯੋਗ _ਕਰੋਂ।੧੨੯੯। 


ਪਹਿਲਾਂ _“ਬਾਸਵਾਰਿ (ਇੰਦਰ ਦੇ ਵੈਰੀ ਦੈਂਤ) ਅਰਿ” ਪਦ ਦਾ ਉਚਾਰਨ ਕਰੋ। (ਫਿਰ) 
ਅੰਤ ਉਤੇ _'ਪਿਤਣੀ ਇਸਣੀ ਅਰਿਣੀ` ਸ਼ਬਦ ਕਥਨ ਕਰੋ। (ਇਸ ਨੂੰ) ਸਭ ਚਤੁਰ ਪੁਰਸ਼ੋ! ਤੁਪਕ 
ਦੇ ਨਾਮ ਵਜੋਂ _ਸਮਝੋ। _(ਇਸ ਦਾ) ਦੋਹਰਾ ਛੰਦ ਵਿਚ _ਨਿਝਕ ਹੋਕੇ ਬਖਾਨ _ਕਰੋਂ1੧੩00। 

ਪਹਿਲਾਂ 'ਬ੍ਰਿਤਹਾ (ਇੰਦਰ) ਅਰਿ _ਅਰਿ” ਪਦ ਨੂੰ ਪ੍ਰਮਾਣਿਤ ਕਰੋ। ਉਸ ਵਿਚ ਤਿੰਨ 
ਵਾਰ “ਇਸ” ਸ਼ਬਦ ਨੂੰ ਜੋੜੋ। ਫਿਰ 'ਰਿਪੁ” ਪਦ ਜੋੜ ਕੇ (ਇਸ ਨੂੰ) ਤੁਪਕ ਦਾ ਨਾਮ ਸਮਝ 
ਲਵੋ। _ਜੋ ਪੁਰਸ਼ ਪੜ੍ਹਨਾ ਚਾਹੇ, _ਉਸ ਨੂੰ ਭੇਦ _ਦਸ _ਦਿਓ।੧੩0੧। 


ਪਹਿਲਾਂ _'ਮਘਵਾਂਤਕ (ਦੈਂਤ) ਅਰਿ” ਸ਼ਬਦ ਦਾ ਕਥਨ _ਕਰੋ। _ਉਸ ਵਿਚ ਤਿੰਨ ਵਾਰ 
'ਨ੍ਰਿਪ` ਸ਼ਬਦ ਜੋੜੋ। (ਫਿਰ) 'ਰਿਪੁ” ਸ਼ਬਦ ਕਹਿ ਕੇ ਤੁਪਕ ਦਾ ਨਾਮ ਵਿਦਵਾਨੋ! ਸਮਝ _ਲਵੋ। 
(ਇਸ ਦਾ) ਕਥਾ ਕੀਰਤਨ _ਵਿਚ ਖੁਲ ਕੇ ਵਰਣਨ _ਕਰੋ।੧੩0੨। 


ਪਹਿਲਾਂ ਮਾਤਲੇਸੁ (ਇੰਦਰ) ਅਰਿ” ਸ਼ਬਦ ਦਾ ਬਖਾਨ ਕਰੋ। (ਫਿਰ) ਉਸ ਵਿਚ ਤਿੰਨ 
ਵਾਰ 'ਨ੍ਰਿਪ` ਸ਼ਬਦ ਜੋੜੋ। ਮਗਰੋਂ 'ਸਤ੍ਹ' ਸ਼ਬਦ ਉਸ ਦੇ ਅੰਤ ਉਤੇ ਉਚਾਰੋ। (ਇਸ ਨੂੰ) ਸੂਝਵਾਨ 
ਤੁਪਕ _ਦਾ _ ਨਾਮ _ ਸਮਝੋ।੧੩0੩। 


ਪਹਿਲਾਂ _“ਜਿਸਨਾਂਤਕ (ਦੈਂਤ) ਅੰਤਕ” ਸ਼ਬਦ ਉਚਾਰੋ। (ਫਿਰ) ਤਿੰਨ ਵਾਰ 'ਰਾਜ” ਸ਼ਬਦ 
ਉਸ ਵਿਚ ਜੋੜੋ। ਮਗਰੋਂ ਉਸ ਦੇ ਅੰਤ ਵਿਚ _'ਅਰਿ” ਸ਼ਬਦ ਸ਼ਾਮਲ ਕਰੋ। (ਇਸ ਨੂੰ) ਸਭ 
ਤੁਪਕ _ਦਾ ਨਾਮ _ਸਮਝ __ਲਵੋ। _੧੩0੪। 


ਪਹਿਲਾਂ 'ਪੁਰੰਦ੍ਰਾਰਿ (ਦੈਂਤ) ਅਰਿ” ਸ਼ਬਦ ਨੂੰ ਕਥਨ ਕਰੋ। ਉਸ ਦੇ ਅੰਤ ਵਿਚ ਤਿੰਨ 
ਵਾਰ 'ਨ੍ਰਿਪ” ਸ਼ਬਦ ਨੂੰ ਜੋੜੋ। ਮਗਰੋਂ _ਉਸ ਦੇ ਅੰਤ ਉਤੇ 'ਸਤ੍ਹ' ਸਬਦ ਰਖੋ। (ਇਸ ਨੂੰ) ਸਭ 


ਸੂਝਵਾਨੋ! ਤੁਪਕ _ਦਾ _ਨਾਮ _ਸਮਝ _ਲਵੋ। _੧੩0੫। 


ਪਹਿਲਾਂ 'ਬਜੁਧਰਰਿ (ਦੈੱਤ) ਅਰਿ” ਸ਼ਬਦ ਨੂੰ ਬਖਾਨ ਕਰੋ। (ਫਿਰ) ਤਿੰਨ ਵਾਰ 'ਈਸ” 


ਸ਼ਬਦ _ਜੋੜੋ। _ਮਗਰੋਂ__'ਅਰਿ” ਪਦ ਅੰਤ _ਉਤੇ _ਕਹੋ। _(ਇਸ ਨੂੰ) ਸਭ ਤੁਪਕ ਦਾ ਨਾਮ 
ਸਮਝੇ ।੧੩0੬। 


੬੧੪ 


ਤੁਰਾਖਾੜ _ਅਰਿ _ਅਰਿ ਪਦ ਆਦਿ ਉਚਾਰੀਐ। 

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਹਿ ਧਾਰੀਐ। 

ਸਤ੍ਹ ਬਹੁਰਿ ਪੁਨਿ ਅੰਤਿ ਤਵਨ ਕੇ ਠਾਨਿ ਕੈ। 

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ _ਕੈ। ੧੩0੭। 
ਰਿਪੁ ਪਾਕਰਿ ਰਿਪੁ ਸਬਦ ਅੰਤਿ ਤਿਹ ਭਾਖੀਐ। 
ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ। 

ਰਿਪੁ ਪੁਨਿ ਤਾ ਕੇ ਅੰਤਿ ਸੁਘਰ ਕਹਿ ਦੀਜੀਐ। 

ਹੋ ਨਾਮ ਤੁਪਕ ਬਹੁ _ਚੀਨ _ਉਚਾਰਿਯੋ _ਕੀਜੀਐ। _੧੩0੮। 
ਇੰਦਰਾਂਤਕ _ਅਰਿ ਆਦਿ ਸਬਦ ਕੋ __ਭਾਖੀਐ। 

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ। 

ਸਤ੍ਹ ਬਹੁਰਿ ਪੁਨਿ ਤਾ ਕੇ ਅੰਤਿ ਧਰੀਜੀਐ। 


੮ 


ਹੋ ਸਕਲ ਤੁਪਕ ਕੇ ਨਾਮ ਜਾਨ ਮਨ __ਲੀਜੀਐ। _੧੩0੯। 


ਦੇਵ ਸਬਦ ਕੋ ਮੁਖ ਤੇ ਆਦਿ ਬਖਾਨੀਐ। 

ਅਰਦਨ ਕਹਿ ਅਰਦਨ ਪਦ ਅੰਤਿ ਪ੍ਰਮਾਨੀਐ। 

ਤੀਨ ਬਾਰ ਪਤਿ ਸਬਦ ਤਵਨ ਕੇ ਭਾਖੀਐ। 

ਹੋ ਅਰਿ ਕਹਿ ਨਾਮ ਤੁਪਕ ਕੇ ਮਨ ਲਹਿ ਰਾਖੀਐ। _੧੩੧0। 


ਅਮਰਾ ਅਰਦਨ ਸਬਦ ਸੁ ਮੁਖ ਤੇ _ਭਾਖੀਐ। 

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ। 

ਰਿਪੁ ਕਹਿ ਨਾਮ ਤੁਪਕ ਕੇ _ਸੁਘਰ ਪਛਾਨੀਐ। 

ਹੋ ਭੇਦਾਭੇਦ _ਕਬਿਤ ਕੇ _ਮਾਹਿ _ਬਖਾਨੀਐ। _੧੩੧੧। 
ਨਿਰਜਰਾਰਿ ਅਰਦਨ ਪਦ ਪ੍ਰਿਥਮ _ਉਚਾਰਿ _ਕੈ। 

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ। 

ਅਰਿ ਕਹਿ ਨਾਮ ਤੁਪਕ ਕੇ _ਸੁਘਰ ਲਹੀਜੀਐ। 

ਹੋ ਅੜਿਲ ਛੰਦ ਕੇ ਮਾਹਿ ਨਿਡਰ ਹੁਇ ਦੀਜੀਐ। ੧੩੧੨। 
ਬਿਬੁਧਾਂਤਕ ਅੰਤਕ _ਸਬਦਾਦਿ ਉਚਾਰ _ਕਰ। 

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰ ਕਰ। 

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਬਿਚਾਰੀਐ। 

ਹੋ ਛੰਦ ਰੁਆਲਾ ਮਾਝ _ਨਿਸੰਕ _ਉਚਾਰੀਐ। _੧੩੧੩। 
ਸੁਪਰਬਾਣ ਪਰ _ਅਰਿ ਪਦ ਪ੍ਰਿਥਮ _ਭਣੀਜੀਐ। 

ਤੀਨ ਬਾਰ ਪਤਿ ਸਬਦ ਤਵਨ ਪਰ ਦੀਜੀਐ। 

ਅਰਿ ਪਦ ਭਾਖ ਤੁਪਕ ਕੇ ਨਾਮ _ਪਛਾਨੀਅਹੁ। 

ਹੋ ਛੰਦ _ਚੰਚਰੀਆ ਮਾਝ _ਨਿਡਰ _ਹੁਐ _ਠਾਨੀਅਹੁ। _੧੩੧੪। 


ਸਸੜ੍ _ ਨਾਮ _ ਮਾਲਾ ੬੧੫ 
੭%7#ਤਜ 


ਪਹਿਲਾਂ 'ਤੁਰਾਖਾੜ (ਇੰਦਰ) ਅਰਿ ਅਰਿ” ਪਦ ਉਚਾਰੋਂ। ਉਸ ਦੇ ਅੰਤ ਉਤੇ ਤਿੰਨ ਵਾਰ 
'ਨ੍ਰਿਪ' ਸ਼ਬਦ ਨੂੰ ਜੋੜੋ। ਫਿਰ 'ਸਤ੍ਹ` ਪਦ ਉਸ ਦੇ ਅੰਤ ਉਤੇ ਰਖੋ। (ਇਸ ਨੂੰ) ਸਭ ਤੁਪਕ ਦਾ 
ਨਾਮ _ ਸਮਝ __ਲਵੋ।੧੩0੭। 


ਪਹਿਲਾਂ _“ਰਿਪੁ ਪਾਕਰਿ” ਸ਼ਬਦ ਦੇ ਅੰਤ ਉਤੇ 'ਰਿਪੁ” ਸ਼ਬਦ ਕਥਨ ਕਰੋ। ਉਸ ਵਿਚ 
ਤਿੰਨ ਵਾਰ “ਨਾਇਕ” ਪਦ ਜੋੜੋਂ। ਫਿਰ ਉਸ ਦੇ ਅੰਤ ਉਤੇ ਸੁਘੜੋਂ ! 'ਰਿਪੁ” ਸ਼ਬਦ ਕਹੋ। (ਇਸ 
ਨੂੰ) ਸਭ _ਤੁਪਕ ਦੇ _ਨਾਮ ਵਜੋਂ _ਉਚਾਰੋ।੧੩(੮। 


ਪਹਿਲਾਂ 'ਇੰਦ੍ਰਾਂਤਕ (ਦੈਂਤ) _ਅਰਿ” ਸ਼ਬਦ ਨੂੰ ਕਥਨ _ਕਰੋ। _ਉਸ ਨਾਲ ਤਿੰਨ ਵਾਰ 
“ਨਾਇਕ” ਪਦ ਨੂੰ ਜੋੜੋ। ਉਸ ਦੇ ਅੰਤ ਉਤੇ ਮਗਰੋਂ 'ਸਤ੍ਹ' ਸ਼ਬਦ ਰਖੋ। (ਇਸ ਨੂੰ) ਸਭ ਮਨ 
ਵਿਚ ਤੁਪਕ _ਦੇ _ਨਾਮ _ਸਮਝ _ਲਵੋ।੧੩0੯। 


ਦੇਵ” ਸ਼ਬਦ ਨੂੰ ਪਹਿਲਾਂ ਮੁਖ ਤੋਂ ਕਥਨ ਕਰੋ। ਅੰਤ ਉਤੇ 'ਅਰਦਨ” ਕਹਿ ਕੇ ਫਿਰ 
“ਅਰਦਨ” ਸ਼ਬਦ ਜੋੜੋ। ਉਸ ਨਾਲ ਤਿੰਨ ਵਾਰ ਪਤਿ” ਸ਼ਬਦ ਰਖੋ। (ਇਸ ਨਾਲ) 'ਅਰਿ” ਪਦ 
ਕਹਿ ਕੇ ਮਨ ਵਿਚ ਤੁਪਕ ਦਾ ਨਾਮ ਸਮਝ _ਲਵੋ।੧੩੧0। 


(ਪਹਿਲਾਂ) “ਅਮਰਾ ਅਰਦਨ” ਸ਼ਬਦ ਮੁਖ ਤੋਂ ਕਹੋ। ਉਸ ਨਾਲ ਤਿੰਨ ਵਾਰ “ਨਾਇਕ” 
ਪਦ ਜੋੜੋਂ। ਫਿਰ 'ਰਿਪੁ” ਸ਼ਬਦ ਕਹ ਕੇ ਤੁਪਕ ਦਾ ਨਾਮ ਸੂਝਵਾਨ ਪਛਾਣ ਲੈਣ। (ਇਸ ਦਾ) 
ਭੇਦ ਅਭੇਦ ਤੋਂ ਮੁਕਤ ਹੋਕੇ _ਕਬਿਂਤਾਂ ਵਿਚ ਕਥਨ _ਕਰਨ।੧੩੧੧। 


ਪਹਿਲਾਂ _“ਨਿਰਜਰਾਰਿ (ਬੁਢੇਪੇ ਤੋਂ ਰਹਿਤ ਦੇਵਤਿਆਂ ਦੇ ਵੈਰੀ ਦੈਂਤ) ਅਰਦਨ” ਪਦ 
ਉਚਾਰਨ _ਕਰੋ। ਉਸ ਨਾਲ ਤਿੰਨ ਵਾਰ 'ਨ੍ਰਿਪ` ਸ਼ਬਦ ਜੋੜੋਂ। (ਫਿਰ) ਅਰਿ ਪਦ ਸ਼ਾਮਲ ਕਰ 
ਕੇ ਸੁਘੜੋਂ ! ਤੁਪਕ ਦਾ ਨਾਮ ਸਮਝ _ਲਵੋ। (ਇਸ ਨੂੰ) 'ਅੜਿਲ” ਛੰਦ ਵਿਚ ਨਿਝਕ ਹੋ ਕੇ 
ਵਰਤ ।੧੩੧੨। 


ਪਹਿਲਾਂ _“ਬਿਬੁਧਾਂਤਕ (ਦੇਵਤਿਆਂ ਦਾ ਅੰਤ _ਕਰਨ _ਵਾਲੇ ਦੈਂਤ) ਅੰਤਕ” ਸ਼ਬਦ _ਦਾ 
ਉਚਾਰਨ ਕਰੋ। ਉਸ ਨਾਲ ਤਿੰਨ ਵਾਰ 'ਨ੍ਰਿਪ` ਸ਼ਬਦ ਜੋੜੋਂ। (ਫਿਰ) 'ਰਿਪੁ” ਸ਼ਬਦ ਸ਼ਾਮਲ ਕਰ 
ਕੇ ਸੂਝਵਾਨੋ ! ਉਸ ਨੂੰ ਤੁਪਕ ਦਾ ਨਾਮ ਵਿਚਾਰੋ। (ਇਸ ਦਾ) ਰੁਆਲਾ ਛੰਦ ਵਿਚ _ਨਿਸੰਗ 
ਉਚਾਰਨ _ਕਰੋ।੧੩੧੩। 


ਪਹਿਲਾਂ 'ਸੁਪਰਬਾਣ (ਦੇਵਤਾ) ਪਰ ਅਰਿ” ਪਦ ਕਥਨ ਕਰੋ। (ਫਿਰ) ਤਿੰਨ ਵਾਰ 'ਪਤਿ? 
ਸ਼ਬਦ ਜੋੜੋ। _'ਅਰਿ” ਪਦ ਸ਼ਾਮਲ ਕਰ ਕੇ ਤੁਪਕ ਦਾ ਨਾਮ _ਪਛਾਣੋ। (ਇਸ ਦਾ) ਚੰਚਰੀਆ 


੮ 


ਛੰਦ _ਵਿਚ _ਨਿਸੰਗ _ਹੋ__ਕੇ _ਪੁਯੋਗ _ਕਰੋ।੧੩੧੪। 


੬੧੬ 


ੜੌਂ 
ਮਾਲਾ 


ਸ੍ਰੀ _ਦਸਮ-ਗ੍ਰੰਥ _ਸਾਹਿਬ 


ਪ੍ਰਿਥਮ ਸਬਦ ਤ੍ਰਿਦਵੇਸ ਉਚਾਰਨ _ਕੀਜੀਐ। 

ਅਰਿ ਅਰਿ ਕਹਿ ਨ੍ਰਿਪ ਪਦ ਤ੍ਰੈ ਵਾਰ ਭਣੀਜੀਐ। 

ਸਤ੍ਹ ਸਬਦ ਤਾ ਕੇ ਪੁਨਿ ਅੰਤਿ ਉਚਾਰੀਐ। 

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ। _੧੩੧੫। 

ਬ੍ਰਿੰਦਾਰਕ ਅਰਿ _ਅਰਿ _ਸਬਦਾਦਿ _ਉਚਾਰਜੈ। 

ਤੀਨ ਬਾਰ ਪਤਿ ਸਬਦ ਤਵਨ ਕੇ ਡਾਰਜੈ। 

ਸਤ੍ਹ ਸਬਦ ਤਾ ਕੇ ਪੁਨਿ ਅੰਤਿ ਭਨੀਜੀਐ। 

ਹੋ _ਸਕਲ ਤੁਪਕ ਕੇ ਨਾਮ _ਸੁਮਤਿ ਲਹਿ _ਲੀਜੀਐ। _੧੩੧੬। 
ਸਭ _ਬਿਵਾਨ ਕੇ ਨਾਮ _ਭਾਖਿ ਗਤਿ _ਭਾਖੀਐ। 

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪਦ ਰਾਖੀਐ। 

ਬਹੁਰ ਸਤ੍ਹ _ਪੁਨਿ ਅੰਤਿ ਤਵਨ ਕੇ ਦੀਜੀਐ। 

ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ _ਲੀਜੀਐ। _੧੩੧੭। 
ਆਦਿ ਅਗਨਿ ਜਿਵ ਪਦ ਕੋ ਸੁ ਪ੍ਨਿ ਬਖਾਨੀਐ। 

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪੁਨਿ ਠਾਨੀਐ। 

ਰਿਪੁ ਪਦ ਭਾਖਿ ਤੁਪਕ ਕੇ ਨਾਮ ਪਛਾਨੀਐ। 

ਹੋ _ਕਬਿਤ _ਕਾਸ਼ਿ ਕੇ _ਮਾਝਿ ਨਿਸੰਕ ਪੁਮਾਨੀਐ। _੧੩੧੮।" 


ਬਾਦ ਪੰਜਾਬੀ _ਯੂਨੀਵਰਸਿਟੀ ਵਲੋਂ ਛਪੇ ਸੰਸਕਰਣ ਵਿਚ _ਪੁਸ਼ਪਿਕਾ ਛਪੀ _ਮਿਲਦੀ _ਹੈ--'ਇਤਿ 
ਪੁਰਾਣ ਤੁਪਕ _ਨਾਮ _ਪੰਚਮੋਧਯਾਇ ਸਮਾਪਤਮ _ਸਤੁ ਸੁਭਮ _ਸਤੁ।” ਪਰ ਆਮ ਪੁਰਾਤਨ ਬੀੜਾਂ 
ਮਿਲਦੀ। 


ਸਸਤੁ _ ਨਾਮ _ ਮਾਲਾ ੬੧੭ 


ਪਹਿਲਾਂ 'ਤ੍ਰਿਦਵੇਸ` (ਇੰਦਰ) ਸ਼ਬਦ ਦਾ ਉਚਾਰਨ _ਕਰੋ। (ਫਿਰ) “ਅਰਿ ਅਰਿ” ਕਹਿ 
ਕੇ ਤਿੰਨ ਵਾਰ 'ਨ੍ਰਿਪ' ਪਦ ਬੋਲੋ। ਮਗਰੋਂ ਉਸ ਦੇ ਅੰਤ ਉਤੇ 'ਸਤ੍ਹ` ਸ਼ਬਦ ਉਚਾਰੋ। (ਇਸ ਨੂੰ) 
ਸਭ ਤੁਪਕ _ਦਾ _ਨਾਮ _ਸਮਝ ਕੇ ਵਿਚਾਰ _ਕਰੋ।੧੩੧੫। 


ਪਹਿਲਾਂ 'ਬ੍ਰਿੰਦਾਰਕ (ਦੇਵਤੇ) ਅਰਿ _ਅਰਿ” ਪਦ ਕਥਨ _ਕਰੋ। ਉਸ ਨਾਲ ਤਿੰਨ ਵਾਰ 
'ਪਤਿ” ਸ਼ਬਦ ਜੋੜੋ। ਫਿਰ 'ਸਤ੍ਹ` ਸ਼ਬਦ ਉਸ ਦੇ ਅੰਤ ਉਤੇ ਉਚਾਰੋ। (ਇਸ ਨੂੰ) ਸਭ ਬੁੱਧੀਮਾਨ 
ਤੁਪਕ _ਦਾ _ ਨਾਮ _ ਸਮਝੋ।੧੩੧੬। 


“ਬਿਵਾਨ” ਦੇ ਸਾਰੇ ਨਾਮ ਪਹਿਲਾਂ ਕਹਿ ਕੇ ਫਿਰ 'ਗਤਿ” ਪਦ ਕਥਨ ਕਰੋ। (ਫਿਰ) 'ਅਰਿ 
ਅਰਿ” ਕਹਿ ਕੇ ਚਾਰ ਵਾਰ 'ਨ੍ਰਿਪ” ਪਦ ਰਖੋ। ਮਗਰੋਂ 'ਸਤ੍ਹ' ਪਦ ਉਸ ਦੇ ਨਾਲ ਜੋੜ _ਦਿਓ। 
(ਇਸ ਨੂੰ) ਸਭ _ਸੂਝਵਾਨੋ! ਤੁਪਕ ਦੇ _ਨਾਮ _ਸਮਝ __ਲਵੋਂ।੧੩੧੭। 


ਪਹਿਲਾਂ “ਅਗਨਿ” ਪਦ ਕਹੋ ਅਤੇ ਫਿਰ 'ਜਿਵ” ਪਦ ਦਾ ਕਥਨ ਕਰੋ। ਫਿਰ 'ਅਰਿ 
ਅਰਿ” ਕਹਿ ਕੇ ਚਾਰ ਵਾਰ 'ਨ੍ਰਿਪ” ਸ਼ਬਦ ਜੋੜੋ। (ਫਿਰ) 'ਰਿਪੁ” ਪਦ ਕਹਿ ਕੇ ਤੁਪਕ ਦੇ ਨਾਮ 
ਵਜੋਂ _ਪਛਾਣੋ। (ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋਕੇ ਪ੍ਰਯੋਗ _ਕਰੋ।੧੩੧੮। 


5੬ ਨੂ ਵਾਹਨ ਆਕੀ ਫਤਹ 
ਨੰ ਭੱਤਾ ਛੇ _ ਨਮ 
ਅਥ _ਪਖ੍ਯਾਨ ਚਰਿਤ੍ਰ _ ਲਿਖ੍ਯਤੇ 
੫/ਤਨਾਗੀਂ _50/ ਡੁਲੰਨ _ਛੱਦ/ ਤੂਪੁਨਨਦ 


ਤੁਹੀ ਖੜਗਧਾਰਾ ਤੁਹੀ _ਬਾਢਵਾਰੀ। ਤੁਹੀ ਤੀਰ _ਤਰਵਾਰ ਕਾਤੀ _ਕਟਾਰੀ। 
ਹਲਬੀ ਜੁਨਬੀ ਮਗਰਬੀ ਤੁਹੀ ਹੈ। _ਨਿਹਾਰੌ ਜਹਾ ਆਪੁ _ਠਾਢੀ ਵਹੀ ਹੈ। ੧। 


ਤੁਹੀ ਬਿਸਨ ਤੂ ਬੂਹਮ ਤੂ ਰੁਦੂ ਰਾਜੈ। ਤੁਹੀ ਬਿਸਹ ਮਾਤਾ ਸਦਾ ਜੈ ਬਿਰਾਜੈ। ੨। 


ਤੁਹੀ ਜੋਗ ਮਾਯਾ ਤੁਸੀ _ਬਾਕਬਾਨੀ। ਤੁਹੀ ਆਪੁ ਰੂਪਾ ਤੁਹੀ ਸ੍ਰੀ _ਭਵਾਨੀ। 


ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ। ਤੁਹੀ ਤੁਰਕ ਹਿੰਦੂ ਜਗਤ ਮੈ _ਬਨਾਏ। 
ਅਵਤਰੀ ਸ੍ਰਿਸਟਿ ਮਾਹੀ। ਤੁਹੀ ਬਕੂਤ ਤੇ ਬੂਹਮ _ਬਾਦੋ _ਬਕਾਹੀ। ੩। 


2 
ਨ 
੬ 


ਤੁਹੀ ਬਿਕ੍ਹਤ ਰੂਪਾ ਤੁਹੀ ਚਾਰੁ ਨੈਨਾ। ਤੁਹੀ ਰੂਪ ਬਾਲਾ ਤੁਹੀ ਬਕ੍ਰ _ਬੈਨਾ। 


ਤੁਹੀ ਬਕੂ ਤੇ ਬੇਦ ਚਾਰੋ _ਉਚਾਰੇ। ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ। ੪। 
ਤੋਂ ਸੌ ਭਜੈ ਭੂਪ ਭਾਰੀ। ਬਧੇ ਛਾਡਿ _ਬਾਨਾ ਕਢੀ _ਬਾਢਵਾਰੀ। 


ਜਗੈ ਜੰਗ 
ਤੂ ਨਰਸਿੰਘ ਹੈ ਕੈ ਹਿਰਾਨਾਛ ਮਾਰ੍ਯੋ। ਤੁਮੀ ਦਾੜ ਪੈ ਭੂਮਿ ਕੋ ਭਾਰ ਧਾਰ੍ਯੋ। ੫। 


ਤੁਮੀ ਰਾਮ ਹ੍ਹੈ ਕੈ ਹਠੀ ਦੈਤ ਘਾਯੋ। ਤੁਮੀ ਕ੍ਰਿਸਨ ਹੂ ਕੰਸ ਕੇਸੀ ਖਪਾਯੋ। 
ਤੁਹੀ ਜਾਲਪਾ _ਕਾਲਕਾ ਕੈ _ਬਖਾਨੀ। ਤੁਹੀ ਚੌਦਹੂੰ _ਲੋਕ _ਕੀ _ਰਾਜਧਾਨੀ। _੬। 


ਤੁਹੀ ਕਾਲ ਕੀ ਰਾਤ੍ਰਿ ਹੂੈ ਕੈ ਬਿਹਾਰੈ। ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ। 
ਤੁਹੀ ਰਾਜ ਰਾਜੇਸ੍ਹਰੀ ਕੈ _ਬਖਾਨੀ। ਤੁਹੀ ਚੌਦਹੂੰ ਲੋਕ ਕੀ ਆਪੁ _ਰਾਨੀ। _੭। 


56” ਨੂਂ ਵੱਹਡ੍‌ਰ ਲੀ ਕੀ ਫਤਹਿ 

ਨ ਭਗਤਾ ਨੂੰ ਨਮਸਕਾਰ 
ਹੁਣ _ਪਾਖਿਆਨ ਚਰਿਤਰ ਲਿਖਦੇ ਹਾਂ 
ਪ/ਤਲ਼ਾਨੀਂ _%?/ ਭਜਨ _ਛੰਦ/ ਤੰਗੀ _/ਕਰ੍‌ਪਆਾ ਨਲ 


ਹੀ ਖੜਗ ਦੀ ਧਾਰ ਅਤੇ ਤੂੰ ਹੀ _ਵਢਣ ਵਾਲੀ ਤਲਵਾਰ ਹੈਂ। ਤੂੰ ਹੀ ਤੀਰ, 
ਤਲਵਾਰ, ਕਾਤੀ, ਕਟਾਰੀ, _ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ _ਅਸਤ੍) 
ਰਿ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ।੧। 

ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ ('ਅਪੁ”) ਰੂਪ ਵਾਲੀ ਅਤੇ ਤੂੰ 
ਹੁ ਹੈਂ। ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦੂ (ਦੇ ਰੂਪ ਵਿਚ) ਸੁਭਾਇਮਾਨ ਹੈਂ। ਤੂੰ 
ਵਿਸ਼ਵ ਮਾਤਾ (ਵਜੋਂ) ਸਦਾ _ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ।੨। 


ਤੁ ਤੇ 
ਹੀ ਇਸ ਸ੍ਰਿਸ਼ਟੀ ਵਿਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿਚ ਉਤਰੀ ਹੈਂ। ਤੂੰ ਹੀ ਮੂੰਹ 


ਤੋਂ ` ਬੁਹਮ ਸੰਬੰਧੀ ਵਾਦ-ਵਿਵਾਦ ਕਰਨ ਵਾਲਿਆਂ _ ਨੂੰ ` (ਪੈਦਾ ਕੀਤਾ _ ਹੈ)।੩। 

ਤੂੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ। ਤੂੰ ਹੀ _ਬਾਲਿਕਾ ਰੂਪ 
ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ। ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ। ਤੂੰ 
ਹੀ _ਸੁੰਭ ਅਤੇ _ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ।੪। 


ਤੇਰੇ ਤੋਂ ਹੀ ਯੁੱਧ `ਦੀ _(ਭਿਆਨਕਤਾ) ਵੱਧਦੀ ਹੈ ਅਤੇ ਵੱਡੇ ਵੌਡੇ ਰਾਜੇ ਦੌੜ ਜਾਂਦੇ 
ਨੂੰ ਛਡ ਤੂ 
ਰੁਪ 


ਹੀ ਨਰਸਿੰਘ ਰੂਪ ਧਾਰ ਕੇ _ਹਿਰਨਾਕਸ਼ ਨੂੰ ਮਾਰਿਆ ਸੀ। ਤੂੰ ਹੀ (ਵਰਾਹ ਅਵਤਾਰ ਰੂ 
ਵਿਚ) ਦੰਦਾਂ ਉਤੇ ਧਰਤੀ ਦਾ ਭਾਰ ਚੁਕਿਆ _ਸੀ।੫। 

ਤੂੰ ਹੀ ਰਾਮ (ਦਾ ਰੂਪ) ਹੋ ਕੇ ਹਠੀ ਦੈਂਤ (ਰਾਵਣ) ਨੂੰ ਮਾਰਿਆ ਸੀ। ਤੂੰ ਹੀ ਕ੍ਰਿਸ਼ਨ 
(ਦਾ ਰੂਪ) ਹੋਕੇ ਕੰਸ ਅਤੇ ਕੇਸੀ ਨੂੰ ਨਸ਼ਟ ਕੀਤਾ _ਸੀ। ਤੂੰ ਹੀ ਜਾਲਪਾ, ਕਾਲਕਾ ਵਜੋਂ 
ਵਰਣਨ ਕੀਤੀ ਜਾਂਦੀ ਹੈਂ। ਤੂੰ ਹੀ ਚੌਦਾਂ ਲੋਕਾਂ ਦੀ “ਰਾਜਧਾਨੀ” (ਧੁਰਾ) ਮੌਨੀ ਜਾਂਦੀ ਹੈਂ।੬। 
ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ। ਤੂੰ ਹੀ (ਸਿ੍‌ਸ਼ਟੀ ਦਾ) ਆਰੰਭ ਕਰਦੀ ਹੈੱ 


ਅਤੇ ਹੀ ਅੰਤ ਵਿਚ ਨਸ਼ਟ _ਵੀ ਕਰਦੀ ਹੈਂ। ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋਂ 
ਬਖਾਨ _ਕੀਤੀ ਜਾਂਦੀ ਹੈਂ। ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈਂ।੭। 

ਤੈਨੂੰ ਹੀ ਲੋਕੀਂ ਕ੍ਰੋਧ ਕਰਨ _ਵਾਲੀ _ਅਤਿ _ਉਗ੍ਹਾ ਕਹਿੰਦੇ ਹਨ। ਤੈਨੂੰ ਹੀ ਪਾਰਬਤੀ 
('ਅਦੂਜਾ) ਅਤੇ _ਬਿਆਸ-ਬਾਣੀ ਵਜੋਂ ਪਛਾਣਦੇ _ਹਨ। ਤੂੰ ਆਪ ਹੀ ਸ਼ੇਸ਼ਨਾਗ ਦੀ _ਸੇਜ 
ਬਣਾਈ ਹੈ। ਤੂੰ ਹੀ ਸ਼ੇਰ ਦੇ ਵਾਹਨ ਵਾਲੀ _ਅਖਵਾਉਂਦੀ ਹੈਂ।੮। 


000 000 


ਸੀ _ਦਸਮ-ਗ੍ਰੰਥ _ਸਾਹਿਬ 


ਤੁਤੋਂ ਸਾਰ ਕੂਟਾਨ ਕਿਰਿ ਕੈ ਸੁਹਾਯੋ। ਤੁਹੀ ਚੰਡ ਐ ਮੁੰਡ ਦਾਨੋ ਖਪਾਯੋ। 
ਤੁਹੀ ਰਕਤ ਬੀਜਾਰਿ ਸੌ ਜੁਧ ਕੀਨੋ। ਤੁਮੀ ਹਾਥ ਦੈ ਰਾਖਿ ਦੇਵੇ ਸੁ ਲੀਨੋ। ੯। 


ਤੁਮੀ ਮਹਿਕ ਦਾਨੋ ਬਡੇ _ਕੋਪਿ ਘਾਯੋ। ਤੂ ਧੂਮ੍ਹਾਛ ਜ੍ਰਾਲਾਛ ਕੀ ਸੌ ਜਰਾਯੋ। 
ਤੁਮੀ ਕੋਚ _ਬਕ੍ਰਤਾਪਨੇ `ਤੇ _ਉਚਾਰ੍ਯੋ। _ਬਿਡਾਲਾਛ _ਔ _ਚਿਛੁਰਾਛਸ _ਬਿਡਾਰ੍ਯੋ। _੧0। 
ਤੁਮੀ ਡਹ ਡਹ ਕੈ ਡਵਰ ਕੋ ਬਜਾਯੋ। ਤੁਹੀ ਕਹ ਕਹ ਕੈ ਹਸੀ ਜੁਧੁ ਪਾਯੋ। 
ਤੁਹੀ ਅਸਟ ਅਸਟ ਹਾਥ ਮੈ ਅਸਤ ਧਾਰੇ। ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ। ੧੧। 


ਜਯੋਤੀ ਤੁਹੀ _ਮੰਗਲਾ ਰੂਪ _ਕਾਲੀ। _ਕਪਾਲਨਿ _ਤੁਹੀ ਹੈ ਤੁਹੀ _ਭਦੂਕਾਲੀ। 
ਦੂਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ। ਤੁ ਧਾਤ੍ਰੀ ਸ੍ਹਾਹਾ ਨਮਸਕਾਰ ਮੋਰੋ। ੧੨। 


ਤੁਹੀ ਪ੍ਰਾਤ ਸੰਧ੍ਯਾ _ਅਰੁਨ ਬਸਤ੍ਰ ਧਾਰੇ। ਤੁਮ ਧ੍ਯਾਨ ਮੈ _ਸੁਕਲ ਅੰਬਰ ਸੁ_ਧਾਰੇ। 
ਤੁਹੀ ਪੀਤ _ਬਾਨਾ _ਸਯੰਕਾਲ ਧਾਰ੍ਯੋ। _ਸਭੈ _ਸਾਧੂਅਨ ਕੋ ਮਹਾ ਮੋਹ _ਟਾਰ੍ਯੋ। _੧੩। 


ਤੁਹੀ ਆਪ ਕੋ ਰਕਤ ਦੰਤਾ ਕਹੈ ਹੈ। ਤੁਹੀ ਬਿਪ੍ਹ ਚਿੰਤਾਨ ਹੂੰ ਕੋ ਚਬੈਹੈ। 
ਤੁਹੀ ਨੰਦ ਕੇ ਧਾਮ ਮੈ ਔਤਰੈਗੀ। ਤੁ ਸਾਕੇ ਭਰੀ ਸਾਕ ਸੋ ਤਨ ਭਰੈਗੀ। ੧੪। 


ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ। ਤੁਹੀ ਕਛ ਹ੍ਹੈ ਹੈ ਸਮੁੰਦ੍ਹਿ ਮਥੈ ਹੈ। 


ਕੋ ਰੂ 
ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ। ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ। ੧੫। 


ਤੁਹੀ ਆਪ ਕੌ ਨਿਹਕਲੰਕੀ ਬਨੈ ਹੈ। ਸਭੈ ਹੀ ਮਲੇਛਾਨ ਕੋ _ਨਾਸ ਕੈ _ਹੈ। 
ਮਾਇਯਾ ਜਾਨ ਚੇਰੋਂ ਮਯਾ ਮੋਹਿ ਕੀਜੈ। ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ। ੧੬। 


ਨਵੰਯਾ 
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਥਾਮ _ਕਰਿਯੋ ਗਲ ਮੈ ਅਸਿ ਭਾਰੋ। 
ਲੋਚਨ ਲਾਲ _ਕਰਾਲ ਦਿਧੈ ਦੋਊ ਭਾਲ _ਬਿਰਾਜਤ ਹੈ _ਅਨਿਯਾਰੋ। 
ਛੂਟੇ ਹੈ ਬਾਲ ਮਹਾ _ਬਿਕਰਾਲ _ਬਿਸਾਲ ਲਸੈ ਰਦ ਪੰਤਿ ਉਜ੍ਯਾਰੋ। 
ਛਾਡਤ ਜ੍ਰਾਲ ਲਏ _ਕਰ _ਬ੍ਯਾਲ ਸੁ ਕਾਲ ਸਦਾ _ਪ੍ਰਤਿਪਾਲ _ਤਿਹਾਰੋ। _੧੭। 


ਭਾਨ ਸੇ ਤੇਜ ਭਯਾਨਕ _ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ। 
ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ। 


ਚਰਿਤ੍ਰ ਪਾਖਿਆਨ ਪ 


ਤੇਰੇ ਹੱਥਾਂ ਵਿਚ _ਕੁਟਣ (ਅਥਵਾ _ਕਟਣ) ਵਾਲਾ ਲੋਹਾ (ਸ਼ਸਤ੍ਰ) ਸ਼ੁਭਾਇਮਾਨ ਹੈ। ਤੂੰ 
ਹੀ ਚੰਡ ਅਤੇ ਮੁੰਡ ਦੈੱਤਾਂ ਨੂੰ ਖਪਾਇਆ ਸੀ। ਤੂੰ ਹੀ ਰਕਤਬੀਜ ਵੈਰੀ ਨਾਲ ਯੁੱਧ ਕੀਤਾ _ਸੀ। 
ਤੂੰ ਹੀ (ਆਪਣਾ) ਹੱਥ ਦੇ ਕੇ ਦੇਵਤਿਆਂ ਦੀ ਰਖਿਆ ਕੀਤੀ ਸੀ।੯। 

ਤੂੰ ਹੀ ਬਹੁਤ ਕ੍ਰੋਧ ਕਰ ਕੇ ਮਹਿਖਾਸੁਰ ਦੈੱਤ ਨੂੰ ਮਾਰਿਆ ਸੀ। ਤੂੰ _ਧੂਮਹਾਛ, ਜਵਾਲਾਛ 
ਨੂੰ ਸਾੜ ਦਿੱਤਾ ਸੀ। ਤੂੰ ਹੀ ਆਪਣੇ ਮੁੱਖ ਤੋਂ _('ਬਕ੍ਰਤਾਪਨੇ`) ਰਖਿਆ ਕਰਨ _ਵਾਲਾ _ਸਤੋਤਰ 
(“ 


ਕੌਚ') ਉਚਾਰਿਆ ਹੈ ਅਤੇ _ਬਿਡਾਲਾਛ _ਅਤੇ _ਚਿਛੁਰਾਛਸ ਨੂੰ _ਨਸ਼ਟ _ਕੀਤਾ _ਹੈ।੧0। 
ਤੂੰ ਹੀ ਡਹਿ-ਡਹਿ ਕਰ ਕੇ ਡੋਰੂ ਨੂੰ ਵਜਾਇਆ ਹੈ। ਤੂੰ ਹੀ ਕਹਿ-ਕਹਿ ਕਰ ਕੇ ਹਸਦੇ 

ਹੋਇਆਂ ਯੁੱਧ _ਮੰਡਿਆ ਹੈ। ਤੂੰ ਹੀ ਅੱਠ ਹੱਥਾਂ ਵਿਚ ਅੱਠ _ਅਸਤ੍ਰ _ਧਾਰਨ _ਕੀਤੇ ਹੋਏ _ਹਨ। 

ਅਜੈ (ਸੂਰਮਿਆਂ ਨੂੰ) ਜਿੱਤ ਕੇ ਅਤੇ ਕੇਸਾਂ _ਤੋਂ ਫੜ _ਕੇ _ਪਛਾੜਿਆ ਹੈ।੧੧। 

ਤੂੰ ਹੀ ਜਯੰਤੀ, _ਮੰਗਲਾ, _ਕਾਲੀ, _ਕਪਾਲੀ, _ਭਦੂਕਾਲੀ ਰੂਪਵਾਲੀ ਹੈੱ। ਤੂੰ ਹੀ ਦੁਰਗਾ 


ਅਤੇ ਛਿਮਾ ਹੈਂ _ ਅਤੇ ਸ਼ਿਵਾ ਰੂਪ ਵੀ ਤੇਰਾ ਹੀ ਹੈ। ਤੂੰ ਹੀ _ਧਾਤ੍ਰੀ ਅਤੇ ਸਵਾਹਾ ਹੈਂ। (ਤੈਨੂੰ) 
ਮੇਰਾ ਨਮਸਕਾਰ _ਹੈ।੧੨। 
ਤੂੰ ਹੀ ਲਾਲ ਬਸਤ੍ਰ ਧਾਰਨ ਵਾਲੀ ਊਸ਼ਾ ਅਤੇ ਸੰਧਿਆ ਹੈਂ। ਤੂੰ ਹੀ ਸਫ਼ੈਦ ('ਸੁਕਲ”) 
ਬਸਤ੍ਰ ਧਾਰਨ ਕਰ ਕੇ ਧਿਆਨ ਵਿਚ ਆਉਣ ਵਾਲੀ ਹੈਂ। ਤੂੰ ਹੀ ਪੀਲੇ ਬਸਤ੍ਰ ਧਾਰਨ ਕਰਨ 
ਵਾਲੀ ਤ੍ਰਿਕਾਲ ਰੂਪ _ਹੈੱ_ ਅਤੇ ਸਾਰਿਆਂ ਸਾਧੂਆਂ ਦੇ ਮਹਾ ਮੋਹ ਨੂੰ _ਹਟਾਣ ਵਾਲੀ _ਹੈਂ।੧੩। 
ਤੂੰ ਹੀ ਆਪਣੇ ਨੂੰ ਲਾਲ ਦੰਦਾਂ ਵਾਲੀ _ਅਖਵਾਂਦੀ _ਹੈ'। ਤੂੰ ਹੀ ਬ੍ਰਾਹਮਣਾਂ ਦੀਆਂ 


ਚਿੰਤਾਵਾਂ ਨੂੰ _ਚਬਣ ਵਾਲੀ ਹੈਂ। ਤੂੰ ਹੀ ਨੰਦ ਦੇ ਘਰ (ਕ੍ਰਿਸ਼ਨ ਰੂਪ ਵਿਚ) ਅਵਤਾਰ _ਲੈਣ 
ਵਾਲੀ ਹੈਂ। ਤੂੰ ਸ਼ਕਤੀ ('ਸਾਕ”) ਨਾਲ ਭਰਪੂਰ ਹੈੱ_ ਅਤੇ _(ਹੋਰਨਾਂ ਦੇ) ਸ਼ਰੀਰ _ਵੀ ਸ਼ਕਤੀ 
ਨਾਲ ਭਰ ਦੇਵੇੱਗੀ।੧੪। 

ਤੂੰ ਹੀ ਬੌਧ (ਅਵਤਾਰ ਦੇ ਰੂਪ ਵਿਚ _ਪੁਗਟ ਹੋਈ ਸੀ), ਤੂੰ ਹੀ ਮੌਂਛ ਦਾ ਰੂਪ 
ਧਾਰਿਆ ਸੀ। ਤੂੰ ਹੀ ਕੱਛ ਅਵਤਾਰ ਹੋਕੇ ਸਮੁੰਦਰ ਨੂੰ _ਮਥਿਆ ਸੀ। ਤੂੰ ਹੀ ਆਪ ਬ੍ਰਾਹਮਣ 


<< 


ਪਰਸ਼ੁਰਾਮ ਦਾ ਰੂਪ ਧਾਰਨ ਕਰ _ਕੇ ਇਕੀ _ਵਾਰ _ਧਰਤੀ ਨੂੰ _ਛਤ੍ਰੀਆਂ ਤੋਂ _ਸਖਣਾ ਕੀਤਾ 
ਸੀ।੧੫। 

ਤੂੰ ਹੀ ਆਪਣੇ ਆਪ ਨੂੰ _ਨਿਹਕਲੰਕੀ (ਅਵਤਾਰ) _ਬਣਾਏਂਗੀ ਅਤੇ _ਸਾਰਿਆਂ _ਮਲੇਛਾਂ 
ਦਾ ਨਾਸ਼ ਕਰੇਂਗੀ। ਹੇ ਮਾਤਾ! (ਮੈਨੂੰ) ਆਪਣਾ ਸੇਵਕ ਸਮਝ ਕੇ ਮੇਰੇ ਉਤੇ ਕਿਰਪਾ ਕਰੋਂ। 
ਜੋ ਚਿਤ ਵਿਚ ਚਾਹੁੰਦਾ ਹਾਂ, ਉਹੀ ਮੈਨੂੰ ਪ੍ਰਦਾਨ _ਕਰੋ।੧੬। 
ਹਾਵੰਯਾ 

(ਦੇਵੀ ਨੇ) ਮੁੰਡਾਂ ਦੀ ਮਾਲਾ, ਦਿਸ਼ਾਵਾਂ ਦੇ ਬਸਤੁ _(ਭਾਵ-ਨਗਨ) ਅਤੇ ਖੱਬੇ ਪਾਸੇ 
ਭਾਰੀ ਤਲਵਾਰ ਧਾਰਨ ਕੀਤੀ ਹੋਈ ਹੈ। ਦੋਵੇਂ ਭਿਆਨਕ ਅੱਖਾਂ ਚਮਕਦੀਆਂ _ਹਨ ਅਤੇ ਮੱਥੇ 
ਉਤੇ _ਅਣੀਦਾਰ _ਤੀਰਾਂ ਵਾਂਗ _ਬਿਰਾਜ ਰਹੀਆਂ _ਹਨ। _ਭਿਆਨਕ ਵਿਸ਼ਾਲ ਕੇਸ ਖੁਲ੍ਹੇ ਹੋਏ ਹਨ 
ਅਤੇ ਉਜਲੇ ਦੰਦਾਂ ਦੀ ਪੰਕਤੀ ਚਮਕ ਰਹੀ _ਹੈ। ਹੱਥ ਵਿਚ ਲਏ ਹੋਏ ਸੌਂਪ ਅੱਗ ਛਡ ਰਹੇ 
ਹਨ। (ਹੇ ਦੇਵੀ!) ਕਾਲ _ਸਦਾ ਤੇਰਾ ਪ੍ਰਤਿਪਾਲਕ _ਹੈ।੧੭। 

ਸੂਰਜ _ਵਰਗੇ ਤੇਜ _ਵਾਲੇ ਭਿਆਨਕ ਦੈੱਤ _('ਕੂਤਜ”) ਜਿਨ੍ਹਾਂ ਦੇ ਸ਼ਰੀਰ ਪਹਾੜਾਂ ਵਰਗੇ 
ਭਾਰੇ ਸਨ। ਜੋ ਮਨ ਵਿਚ ਭਾਰੀ ਗੁਮਾਨ ਨਾਲ ਇਤਨੇ ਭਰੇ ਹੋਏ ਸਨ ਕਿ ਧਰਤੀ ਉਤੇ ਪੈਰ 
ਨਹੀਂ ਧਰਦੇ _ਸਨ। ਜੋ _ਭਾਲੂਆਂ ਵਾਂਗ _ਭਭਕਦੇ ਸਨ ਅਤੇ ਬਿਨਾ ਭੈ ਰਣ-ਭੂਮੀ ਵਿਚ ਭਿਆਨਕ 


੭੬ 


ਸੀ _ਦਸਮ-ਗ੍ਰੰਥ _ਸਾਹਿਬ 


ਭਾਲਕ _ਜਯੋ _ਭਭਕੈ ਬਿਨੁ _ਭੈਰਨ ਭੈਰਵ ਭੇਰਿ ਬਜਾਇ ਨਗਾਰੇ। 


ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ। ੧੮। 


ਓਟ ਕਰੀ ਨਹਿ ਕੋਟਿ ਭੁਜਾਨ ਕੀ ਚੋਟ ਪਰੇ ਰਨ ਕੋਟਿ ਸੈਘਾਰੇ। 
ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ _ਹਾਰੇ। 
ਰੋਸ ਭਰੇ ਨ ਫਿਰੇ ਰਨ ਤੇ ਤਨ ਬੋਟਿਨ ਲੈ ਨਭ ਗੀਧ ਪਧਾਰੇ। 


ਤੇ ਨ੍ਰਿਪ ਘੂਮਿ ਗਿਰੇ ਰਨ ਭੂਮਿ ਸੁ ਕਾਲੀ ਕੇ ਕੋਪ ਕ੍ਰਿਪਾਨ ਕੇ ਮਾਰੇ। ੧੯। 


ਅੰਜਨ ਸੇ ਤਨ _ਉਗੂ _ਉਦਾਯੁਧੁ _ਧੂਮਰੀ ਧੂਰਿ ਭਰੇ _ਗਰਬੀਲੇ। 

ਚੌਪਿ ਚੜੇ ਚਹੂੰ ਓਰਨ ਤੇ ਚਿਤ ਭੀਤਰਿ ਚੌਪਿ ਚਿਰੇ ਚਟਕੀਲੇ। 
ਧਾਵਤ ਤੇ ਧੁਰਵਾ ਸੇ ਦਸੋ ਦਿਸਿ ਤੇ ਝਟ ਦੈ ਪਟਕੈ ਬਿਕਟੀਲੇ। 
ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ। ੨0। 


ਕੋਟਿਨ ਕੋਟ ਸੌ ਚੋਟ ਪਰੀ ਨਹਿ ਓਟ ਕਰੀ ਭਏ ਅੰਗ ਨ _ਢੀਲੇ। 
ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ। 
ਜੇ ਨ ਹਟੇ ਬਿਕਟੇ ਭਟ ਕਾਹੂ ਸੌ_ਤੇ ਚਟ ਦੈ ਚਟਕੇ ਚਟਕੀਲੇ। 
ਗੌਰ" ਪਰੇ ਰਨ _ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ। _੨੧। 


ਧੂਮਰੀ ਧੂਰਿ ਭਰੇ ਧੁਮਰੇ ਤਨ _ਧਾਏ _ਨਿਸਾਚਰ ਲੋਹ _ਕਟੀਲੇ। 
ਮੇਚਕ ਪਬਨ ਸੇ ਜਿਨ ਕੇ ਤਨ ਕੌਚ ਸਜੇ ਮਦਮਤ ਜਟੀਲੇ। 
ਰਾਮ ਭਨੈ ਅਤਿ ਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ। 
ਤੇ ਝਟ ਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ। ੨੨। 


ਬਾਜਤ _ਡੰਕ _ਅਤੰਕ ਸਮੈ _ਲਖਿ ਦਾਨਵ ਬੈਕ _ਬਡੇ _ਗਰਬੀਲੇ। 

ਛੂਟਤ ਬਾਨ ਕਮਾਨਨ ਕੇ ਤਨ ਕੈ ਨ ਭਏ ਤਿਨ ਕੇ ਤਨ ਢੀਲੇ। 
ਤੇ ਜਗ ਮਾਤ ਚਿਤੈ ਚਪਿ ਕੈ ਚਟਿ ਦੈ ਛਿਤ ਪੈ ਚਟਕੇ ਚਟਕੀਲੇ। 
ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ। ੨੩। 


ਜੰਗ ਜਗੇ ਰਨ ਰੰਗ ਸਮੈ ਅਰਿਧੰਗ ਕਰੇ ਭਟ ਕੋਟਿ ਦੁਸੀਲੇ। 
ਰੁੰਡਨ ਮੁੰਡ _ਬਿਥਾਰ ਘਨੇ ਹਰ ਕੌ _ਪਹਿਰਾਵਤ ਹਾਰ ਛਬੀਲੇ। 
ਧਾਵਤ ਹੈ ਜਿਤਹੀ _ਤਿਤਹੀ _ਅਰਿ _ਭਾਜਿ ਚਲੇ _ਕਿਤਹੀ ਕਰਿ _ਹੀਲੇ। 
ਰੌਰ ਪਰੇ ਰਨ ਰਾਵਿਜ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ। ੨੪। 


ਰੈ 


ਚਰਿਤ੍ਰ ਪਾਖਿਆਨ 2 


(ਮਾਰੂ) _ਭੇਰੀਆਂ ਅਤੇ ਨਗਾਰੇ ਵਜਾਉਂਦੇ _ਸਨ। _ਉਹ ਸੂਰਮੇ ਭਵਾਨੀ ਜੀ ਦੇ _ਬਾਣਾਂ ਦੀ ਮਾਰ 
ਨਾਲ _ਰਣ-ਭੂਮੀ _ਵਿਚ ਘੁਮੇਰੀ ਖਾ ਕੇ _ਡਿਗ ਪਏ _ਹਨ।੧੮। 


। 


ਵਿਚ ਕਰੋੜਾਂ `ਨੂੰ `ਸੰਘਾਰ ਦਿੱਤਾ _ਸੀ। _ ਜਿਨ੍ਹਾਂ `ਦੇ ਸ਼ਰੀਰ ਕਿਲ੍ਹਿਆਂ ਵਾਂਗ _ਸ਼ੋਭਦੇ 


ਇੰਦਰ ਤੋਂ ਵੀ ਕਦੇ ਹਾਰੇ ਨਹੀਂ _ਸਨ। ਜੋ ਕ੍ਰੋਧ ਨਾਲ ਭਰ ਕੇ ਰਣ-ਭੂਮੀ ਤੋਂ _ਕਦੇ 
ਸਨ, ਭਾਵੇਂ ਉਨ੍ਹਾਂ ਦੇ _ਸ਼ਰੀਰਾਂ _ਦੀਆਂ _ਬੋਟੀਆਂ ਲੈ ਕੇ ਗਿਰਝਾਂ ਆਕਾਸ਼ ਵਿਚ 
ਚਲੀਆਂ _ਜਾਣ। _ਉਹ (ਦੈਂਤ) ਰਾਜੇ ਕਾਲੀ ਦੀ ਕ੍ਰੋਧ ਨਾਲ ਚਲਾਈ _ਤਲਵਾਰ ਦੇ 
ਰਣ-ਭੂਮੀ _ਵਿਚ ਡਿਗ _ਪਏ _ਸਨ।੧੯। 

ਉਨ੍ਹਾਂ _ਗਰਬੀਲਿਆਂ ਦੇ ਸੁਰਮੇ ਵਰਗੇ ਸ਼ਰੀਰ ਸਨ, ਭਿਆਨਕ ਸ਼ਸਤ੍ਰ _ਉਘਰੇ ਹੋਏ ਸਨ 
ਅਤੇ ਧੂੰਏ ਵਰਗੀ ਧੂੜ _ਨਾਲ _ਭਰੇ ਹੋਏ _ਸਨ। _ਉਹ ਬਹਾਦਰ _ਸੂਰਮੇ _ਚਿਤ _ਵਿਚ ਉਤਸਾਹ 
ਨਾਲ ਭਰ ਕੇ ਖਿਝੇ ਹੋਏ ਚੌਹਾਂ ਪਾਸਿਆਂ ਤੋਂ _ਉਮਡ ਪਏ _ਸਨ। ਉਹ ਅਕੌਂਟ ਯੋਧੇ ਧੂੜ ਵਾਂਗ 
ਦਸਾਂ ਦਿਸ਼ਾਵਾਂ ਤੋਂ ਚੜ੍ਹ _ਆਏ ਸਨ, (ਉਨ੍ਹਾਂ ਨੂੰ ਕਾਲੀ ਨੇ) ਭੂਮੀ ਉਤੇ ਪਟਕ ਦਿੱਤਾ ਸੀ 
ਯੁੱਧ-ਭੂਮੀ ਵਿਚ, _ਰੌਲਾ ਪੈਣ ਤੇ ਕਮਲ _ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ 
ਸ਼ੇਰ ਸਹਿਤ ਰਣ ਵਿਚ _ਸ਼ੋਭਦੀ _ਸੀ।੨0। 


ਬਹੁਤ ਅਧਿਕ ਸਟਾਂ ਵਜਣ ਤੇ ਵੀ ਕੋਈ ਓਟ ਨਹੀਂ ਲਈ ਅਤੇ ਅੰਗਾਂ ਨੂੰ ਵੀ ਢਿਲਾ 


ਨਹੀਂ _ਕੀਤਾ। ਜਿਹੜੇ _ਨਿਪਟ _ਅਕੱਂਟ ਸੂਰਮੇ _ਸਨ, (ਉਨ੍ਹਾਂ) _ਹੰਕਾਰੀਆਂ ਨੂੰ ਛੇਤੀ ਹੀ ਧਰਤੀ 
ਉਤੇ ਪਟਕਾ __ਮਾਰਿਆ। ਜਿਹੜੇ ਵਿਕਟ ਯੋਧੇ ਕਿਸੇ ਤੋਂ ਵੀ (ਯੁੱਧ-ਭੂਮੀ ਵਿਚੋਂ) ਨਹੀਂ ਹਟਾਏ 
ਜਾ ਸਕੇ, ਉਨ੍ਹਾਂ `ਨੂੰ ਛੇਤੀ ਹੀ (ਧਰਤੀ ਉਤੇ) ਸੁਟ ਦਿੱਤਾ। ਯੁੱਧ ਵਿਚ ਰੌਲਾ ਪੈਣ ਤੇ ਕਮਲ 
ਵਰਗੇ ਨੈਣਾਂ _ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ _ਰਣ-ਭੂਮੀ ਵਿਚ ਸ਼ੋਭਦੀ 
ਸੀ।੨੧। 

ਧੂੰਏਂ ਵਰਗੀ ਧੂੜ _ਨਾਲ ਭਰੇ ਹੋਏ _ਸ਼ਰੀਰਾਂ ਵਾਲੇ ਅਤੇ ਲੋਹੇ ਨੂੰ ਕਟ _ਸੁਟਣ ਵਾਲੇ 
ਦੈਂਤ ਧਾ ਕੇ ਪਏ ਸਨ। ਜਿਨ੍ਹਾਂ ਦੇ ਸ਼ਰੀਰ ਪਰਬਤਾਂ ਵਰਗੇ (ਕਾਲੇ) ਸਨ, ਉਹ 'ਜਟੀਲੇ” (ਜਟਾਂ 
ਵਾਲੇ) ਕਵਚਾਂ ਨਾਲ ਸਜੇ ਹੋਏ ਮਦ ਮਸਤ _ਸਨ। _ਕਵੀ ਰਾਮ ਕਹਿੰਦੇ ਹਨ (ਕਿ ਉਹ ਦੈਂਤ) 
ਅਤਿ ਕ੍ਰੋਧਿਤ ਹੋ ਕੇ ਜਗ ਦੇ ਨਾਇਕ ਨਾਲ ਵੀ ਜੰਗ ਕਰਨ ਦੇ ਠਾਠ ਬਣਾਉਂਦੇ ਸਨ। ਉਨ੍ਹਾਂ 
(ਦੇਵੀ ਨੇ) ਝਟਕਾ ਦੇ ਕੇ ਰਣ ਵਿਚ ਪਟਕ ਦਿੱਤਾ। ਰੌਲਾ ਪੈਣ ਤੇ ਰਣ-ਭੂਮੀ ਵਿਚ ਸ਼ੇਰ 
ਭਦਾ ਸੀ।੨੨। 

(ਉਸ) ਡਰਾਉਣੇ ਸਮੇਂ ਵਿਚ ਬਹੁਤ ਹੰਕਾਰੀ ਅਤੇ ਵਿਕਟ ਦੈਂਤਾਂ ਨੂੰ ਵੇਖ ਕੇ (ਨਗਾਰਿਆਂ 
ਉਤੇ) _ਡਗੇ _ਵਜਣ _ਲਗੇ। _ਕਮਾਨਾਂ _ਤੋਂ ਬਾਣ _ਛੁਟਣ ਲਗੇ (ਪਰ) ਉਨ੍ਹਾਂ ਦੇ ਸ਼ਰੀਰ _ਢਿਲੇ 
ਨਹੀਂ _ਹੋਏ। _ਜਗਮਾਤ ਨੇ ਚਿਤ ਵਿਚ _ਖਿਝ ਕੇ (ਉਨ੍ਹਾਂ) ਗਰਬੀਲੇ ਦੈੱਤਾਂ ਨੂੰ ਤੁਰਤ ਧਰਤੀ 
ਉਤੇ ਸੁਟ ਦਿੱਤਾ। _ਰਣ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ 
ਨਾਲ ਭਰੇ _ਹੋਏ ਸ਼ੇਰ ਸਹਿਤ ਰਣ ਵਿਚ _ਸ਼ੋਭਦੀ _ਸੀ।੨੩। 

ਰਣ-ਭੂਮੀ ਵਿਚ ਯੁੱਧ ਸ਼ੁਰੂ ਹੋਣ ਤੇ (ਦੇਵੀ ਨੇ) ਕਰੋੜਾਂ ਵੀਰਾਂ ਨੂੰ ਦੋ ਦੋ ਹਿੱਸਿਆਂ 
ਵਿਚ ਕਟ __ਸੁਟਿਆ। ਬਹੁਤ ਸਾਰੇ _ਧੜਾਂ ਅਤੇ ਸਿਰਾਂ ਨੂੰ ਖਿਲਾਰ ਦਿੱਤਾ (ਅਤੇ ਉਨ੍ਹਾਂ ਦੇ) 

ਦੀ ਰੈ ੍ 


ਨੂ 
ਸ਼ੋ 


ਸ਼ਿਵ ਜੀ ਨੂੰ ਸੁੰਦਰ ਹਾਰ ਪਵਾਏ _ਗਏ। ਜਿਧਰ ਨੂੰ (ਦੁਰਗਾ) ਜਾਂਦੀ ਹੈ, ਉਧਰੋਂ ਵੈਰੀ ਕੋਈ 
ਨ ਕੋਈ ਬਹਾਨਾ ਬਣਾ ਕੇ _ਭਜੀ ਜਾ ਰਹੇ ਸਨ। ਯੁੱਧ-ਭੂਮੀ ਵਿਚ ਰੌਲਾ ਪੈਣ ਤੇ _ਕਮਲ 
ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਨਾਲ ਰਣ ਵਿਚ ਸ਼ੋਭਦੀ ਸੀ।੨੪। 


ਸੀ _ਦਸਮ-ਗ੍ਰੰਥ _ਸਾਹਿਬ 


ਸੁੰਭ ਨਿਸੁੰਭ ਤੇ ਆਦਿਕ ਸੂਰ ਸਭੇ ਉਮਡੇ ਕਰਿ ਕੋਪ ਅਖੰਡਾ। 
ਕੌਚ ਕ੍ਰਿਪਾਨ ਕਮਾਨਨ ਬਾਨ _ਕਸੇ ਕਰ _ਧੋਪ ਫਰੀ ਅਰੁ ਖੰਡਾ 
ਖੰਡ ਭਏ ਜੁ ਅਖੰਡਲ ਤੇ ਨਹਿ ਜੀਤਿ ਫਿਰੇ ਬਸੁਧਾ ਨਵ ਖੰਡਾ 
ਤੇ ਜੁਤ ਕੋਪ ਗਿਰੇਬਨਿ ਓਪ ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ। ੨੫ 


ਤੰਟਕਾ ਛੰਦ 
ਜਬ ਹੀ ਕਰ ਲਾਲ ਕ੍ਰਿਪਾਨ ਗਹੀ। ਨਹਿ_ਮੋ ਤੇ ਪੂਭਾ ਤਿਹ ਜਾਤ ਕਹੀ 
ਤਿਹ ਤੇਜੁ ਲਖੇ ਭਟ ਯੌ_ਭਟਕੇ। ਮਨੋ ਸੂਰ ਚੜਿਯੋ ਉਡ ਸੇ _ਸਟਕੇ। ੨੬। 


ਕੁਪਿ ਕਾਲਿ ਕ੍ਰਿਪਾਨ ਕਰੈ ਗਹਿ ਕੈ। ਦਲ ਦੈਤਨ ਬੀਚ ਪਰੀ ਕਹਿ ਕੈ 
ਘਟਿਕਾ ਇਕ ਬੀਚ ਸਭੋ _ਹਨਿਹੋ। ਤੁਮ ਤੇ ਨਹਿ ਏਕ ਬਲੀ ਗਨਿਹੌ। ੨੭ 


੭ਵੀਯਾ 
ਮੰਦਲ ਤੂਰ ਮ੍ਰਿਦੰਗ ਮੁਚੰਗਨ ਕੀ ਧੁਨਿ ਕੈ _ਲਲਕਾਰਿ ਪਰੇ। 
ਅਰੁ ਮਾਨ ਭਰੇ ਮਿਲਿ ਆਨਿ ਅਰੇ ਨ ਗੁਮਾਨ ਕੌ ਛਾਡਿ ਕੈ ਪੈਗੁ ਟਰੇ। 
ਤਿਨ ਕੇ ਜਮ ਜਦਿਪ ਪ੍ਰਾਨ ਹਰੇ ਨ ਮੁਰੇ ਤਬ ਲੌ ਇਹ ਭਾਤਿ ਅਰੇ। 
ਜਸ ਕੋ ਕਰਿ ਕੈ ਨ ਚਲੇ ਡਰਿ ਕੈ ਲਰਿ ਕੈ ਮਰਿ ਕੈ ਭਵ ਸਿੰਧ ਤਰੇ। ੨੮। 
ਜੇਨ ਮਿਟੇ ਬਿਕਟੇ ਭਟ ਕਾਹੂ ਸੌ _ਬਾਸਵ ਸੋ ਕਬਹੂੰ ਨ ਪਛੇਲੇ। 
ਤੇ ਗਰਜੇ ਜਬ ਹੀ ਰਨ ਮੈ ਗਨ ਭਾਜਿ ਚਲੇ ਬਿਨੁ ਆਪੁ ਅਕੇਲੇ 
ਤੇ ਕੁਪਿ ਕਾਲਿ ਕਟੇ ਝਟ ਕੈ ਕਦਲੀ ਬਨ ਜ੍ ਯੋ ਧਰਨੀ ਪਰ ਮੇਲੇ। 
ਸ੍ਰੋਨ ਰੰਗੀਨ ਭਏ ਪਟ ਮਾਨਹੁ _ਫਾਗੁ ਸਮੈ ਸਭ _ਚਾਚਰਿ_ਖੇਲੇ। ੨੯। 


ਦੰਹਰਾ 
ਚੜੀ ਚੇਡਿਕਾ ਚੌਡ ਹ੍ਹੈ ਤਪਤ ਤਾਂਬ੍ਹ _ਸੇ ਨੈਨ 
ਮਤ ਭਈ _ਮਦਰਾ ਭਏ _ਬਕਤ _ਅਟਪਟੇ ਬੈਨ। _੩0। 
ਨਵੀਸਾ 
ਸਭ _ਸਤ੍ੂਨ ਕੋ ਹਨਿਹੋ ਛਿਨ ਮੈ ਸੁ ਕਹਿਯੋ ਬਚ ਕੋਪ ਕੀਯੋ ਮਨ ਮੈ 
ਤਰਵਾਰਿ ਸੰਭਾਰਿ ਮਹਾ ਬਲ ਧਾਰਿ ਧਵਾਇ ਕੈ ਸਿੰਘ ਧਸੀ ਰਨ ਮੈ। 


ਜਗਮਾਤ ਕੇ _ਆਯੁਧੁ _ਹਾਥਨ ਮੈ ਚਮਕੈ ਐਸੇ ਦੈਤਨ ਕੇ ਗਨ ਮੈ 
ਲਪਕੈ _ਝਪਕੈ _ਬੜਵਾਨਲ _ਕੀ _ਦਮਕੈ _ਮਨੋ __ਬਾਰਿਧ ਕੇ ਬਨ ਮੈ। ੩੧। 


ਕੋਪ ਅਖੰਡ ਕੈ ਚੋਡਿ ਪੁਚੋਡ ਮਿਆਨ ਤੇ ਕਾਢਿ ਕ੍ਰਿਪਾਨ ਗਹੀ 
ਦਲ ਦੇਵ ਔ ਦੈਤਨ ਕੀ ਪ੍ਰਤਿਨਾ ਲਖਿ ਤੇਗ ਛਟਾ ਛਬ ਰੀਝ _ਰਹੀ। 


ਚਰਿਤ੍ਰ ਪਾਖਿਆਨ 


/ਨਿ 


0੦੧੨ ॥੦੧੨ ਕੋ ੨7 


ਤੱਟਕਾ ਛੱਟਾ 

ਜਦੋਂ _ਕਾਲੀ ਨੇ ਹੱਥ ਵਿਚ ਕ੍ਰਿਪਾਨ ਪਕੜੀ, ਉਸ ਦੀ ਸ਼ੋਭਾ ਦਾ ਮੇਰੇ ਪਾਸੋਂ ਵਰਣਨ 
ਨਹੀਂ ਸੀ ਕੀਤਾ ਜਾ _ਸਕਦਾ। ਉਸ ਦੇ ਤੇਜ ਨੂੰ ਵੇਖ ਕੇ ਸੂਰਮੇ ਇਸ ਤਰ੍ਹਾਂ ਭਜ ਗਏ ਮਾਨੋ 
ਸੂਰਜ ਦੇ ਚੜ੍ਹਨ ਨਾਲ ਤਾਰੇ ਲੁਕ _ਗਏ _ਹੋਣ।੨੬। 

ਕਾਲੀ ਹੌਥ ਵਿਚ ਤਲਵਾਰ ਲੈ ਕੇ ਕ੍ਰੋਧ ਨਾਲ ਦੈਂਤਾਂ ਦੇ ਦਲ ਵਿਚ ਕੁਦ ਪਈ, ਇਹ 
ਕਹਿ ਕੇ ਕਿ ਇਕ ਘੜੀ ਵਿਚ ਸਭ ਨੂੰ ਮਾਰ ਸੁਟਾਂਗੀ ਅਤੇ ਤੁਹਾਡੇ ਵਿਚੋਂ ਇਕ ਵੀ ਬਲੀ 
ਨਹੀਂ ਰਹਿਣ ਦਿਆਂਗੀ।੨੭ 
ਨਾਵੰਯਾ 

ਢੋਲ, ਤੂਰ, _ਮਿਿਦੰਗ ਅਤੇ ਮੁਚੰਗਾਂ ਦੀ ਧੁਨੀ _ਨਾਲ (ਸੂਰਮੇ) ਲਲਕਾਰ _ਕੇ ਪੈ _ਗਏ। 
(ਉਹ) ਹੰਕਾਰ ਨਾਲ ਭਰੇ ਹੋਏ, ਮਿਲ ਕੇ ਆ ਡਟੇ ਹਨ ਅਤੇ ਹੰਕਾਰ ਨੂੰ ਛਡ ਕੇ ਕਦਮ ਪਿਛੇ 
ਹਟਾਂਦੇ ਨਹੀਂ _ਹਨ। ਭਾਵੇਂ ਜਮ ਨੇ ਉਨ੍ਹਾਂ ਦੇ ਪ੍ਰਾਣ ਹਰ ਲਏ ਹੋਣ, ਤਦ ਵੀ ਉਹ ਮੁੜਦੇ 
ਨਹੀਂ ਹਨ, (ਪੂਰੀ ਤਰ੍ਹਾਂ) ਡਟੇ ਹੋਏ ਹਨ। (ਉਹ) ਭੈ ਮੁਕਤ ਹੋਕੇ ਅਤੇ ਜਸ ਖਟ ਕੇ ਲੜਦੇ 
ਹੋਏ ਮਾਰੇ ਗਏ ਹਨ ਅਤੇ _ਭਵ-ਸਾਗਰ _ਵਿਚੋਂ ਤਰ ਗਏ _ਹਨ।੨੮। 

ਜਿਹੜੇ ਵਿਕਟ ਸੂਰਮੇ ਕਿਸੇ ਤੋਂ ਨਹੀਂ ਮਿਟੇ ਸਨ ਅਤੇ ਇੰਦਰ _('ਬਾਸਵ”) ਵਰਗੇ 
(ਉਨ੍ਹਾਂ _ਨੂੰ) ਪਿਛੇ ਨਹੀਂ _ਧਕ ਸਕੇ __ਸਨ। ਜਦੋਂ ਉਹ _ਰਣ-ਭੂਮੀ ਵਿਚ _ਗਜੇ ਤਾਂ ਬਿਨਾ ਕਾਲੀ 
ਦੇਵੀ ਦੇ ਹੋਰ ਸਭ _ਭਜ _ਗਏ। ਉਨ੍ਹਾਂ ਨੂੰ ਕਾਲੀ ਨੇ ਕ੍ਰੋਧਿਤ ਹੋ ਕੇ ਕਟ ਕੇ ਸੁਟ ਦਿੱਤਾ ਜਿਵੇ 
ਕੇਲੇ ਦੇ ਬਨ ਨੂੰ ਧਰਤੀ ਉਤੇ (ਕਟ ਕੇ) ਵਿਛਾ ਦਿੱਤਾ ਜਾਂਦਾ ਹੈ। (ਉਨ੍ਹਾਂ ਦੇ) ਬਸਤ੍ਰ ਲਹੂ 
ਨਾਲ ਰੈਗੇ ਗਏ, ਮਾਨੋ ਹੌਲੀ ਦੇ ਸਮੇਂ ਸਭ ਗਿੱਧਾ ਪਾ ਰਹੇ ਹੋਣ।੨੯ 
ਦੰਹਰਾ 

ਚੰਡੀ ਪ੍ਰਚੰਡ ਹੋ ਕੇ ਚੜ੍ਹ _ਪਈ; ਉਸ ਦੇ ਨੈਣ ਤਾਂਬੇ ਵਾਂਗ ਤਪ ਰਹੇ _ਸਨ। ਸ਼ਰਾਬ 
ਹੋ ਕੇ ਅਟਪਟੇ ਬੋਲ ਬੋਲਣ ਲਗ _ਗਈ _ਸੀ।੩0। 
੭ਾਵੰਯਾ 

(ਦੇਵੀ ਨੇ) ਮਨ ਵਿਚ ਕ੍ਰੋਧ ਕਰ ਕੇ ਇਹ ਬੋਲ ਬੋਲੇ ਕਿ ਸਾਰਿਆਂ ਵੈਰੀਆਂ ਨੂੰ (ਮੈਂ) 
ਛਿਣ ਭਰ ਵਿਚ ਮਾਰ _ਦਿਆਂਗੀ। ਤਲਵਾਰ ਨੂੰ ਸੰਭਾਲ ਕੇ, ਮਹਾਨ ਬਲ ਨੂੰ ਧਾਰਨ ਕਰ ਕੇ 
ਅਤੇ ਸ਼ੇਰ ਨੂੰ ਭਜਾ ਕੇ ਰਣ-ਭੂਮੀ ਵਿਚ ਧਸ _ਗਈ। ਦੈੱਤਾਂ ਦੇ ਝੁੰਡ ਵਿਚ ਜਗਮਾਤ (ਦੇਵੀ) 
ਦੇ ਹੱਥਾਂ ਵਿਚ ਹਥਿਆਰ ਇਸ ਤਰ੍ਹਾਂ ਚਮਕ ਰਹੇ ਸਨ, ਮਾਨੋ ਸਮੁੰਦਰ ਦੇ ਬਨ ਵਿਚ ਬੜਵਾਨਲ 
ਦੀਆਂ ਲਾਟਾਂ ਨਿਕਲ ਰਹੀਆਂ _ਹੋਣ।੩੧ 

ਅਖੰਡ ਕ੍ਰੋਧ ਨਾਲ ਪ੍ਰਚੰਡ ਹੋਕੇ ਚੰਡੀ ਨੇ ਮਿਆਨ ਵਿਚੋਂ ਕ੍ਰਿਪਾਨ ਕਢ ਲਈ। ਦੇਵਤਿਆਂ 
ਅਤੇ ਦੈੱਤਾਂ ਦੀ ਸੈਨਾ _('ਪ੍ਰਤਿਨਾ”) ਤੇਗ ਦੀ _ਛਬੀ ਨੂੰ ਵੇਖ ਕੇ ਪੁਸੰਨ ਹੋ_ਗਈ। _(ਉਹ) 


ਸੀ _ਦਸਮ-ਗ੍ੂੰਥ _ਸਾਹਿਬ 


ਸਿਰ ਚਿਛੁਰ ਕੇ ਇਹ ਭਾਂਤਿ ਪਰੀ ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ। 
ਰਿਪੁ ਮਾਰਿ ਕੈ ਫਾਰਿ ਪਹਾਰ ਸੇ ਬੈਰੀ ਪਤਾਰ ਲਗੇ ਤਰਵਾਰਿ ਬਹੀ। ੩੨। 


ਦੰਹਰਾ 

ਤੁਪਕ _ਤਬਰ ਬਰਛੀ _ਬਿਸਿਖ ਅਸਿ ਅਨੇਕ _ਝਮਕਾਹਿ। 
ਧੁਜਾ _ਪਤਾਕਾ _ਫਰਹਰੈ ਭਾਨ ਨ_ਹੇਰੇ ਜਾਹਿ। ੩੩। 

ਰਨ ਮਾਰੂ ਬਾਜੈ _ਘਨੇ ਗਗਨ _ਗੀਧ _ਮੰਡਰਾਹਿ। 

ਚਟਪਟ ਦੈ ਜੋਧਾ ਬਿਕਟ ਝਝਟਪਟ ਕਟਿ ਕਟਿ ਜਾਹਿ। ੩੪ 
ਅਨਿਕ _ਤੂਰ _ਭੇਰੀ ਪ੍ਰਣਵ _ਗੋਮੁਖ ਅਨਿਕ _ਮਿਰਿਦੰਗ। 

ਸੇਖ ਬੇਨੁ _ਬੀਨਾ ਬਜੀ ਮੁਰਲੀ ਮੁਰਜ ਮੁਚੰਗ। _੩੫। 
ਨਾਦ _ਨਫੀਰੀ _ਕਾਨਰੇ ਦੁੰਦਭ _ਬਜੇ _ਅਨੇਕ। 

ਸੁਨਿ ਮਾਰੂ ਕਾਤਰ _ਭਿਰੇ ਰਨ ਤਜਿ ਫਿਰਿਯੋ ਨ ਏਕ। _੩੬। 


ਕਿਚਪਚਾਇ ਜੋਧਾ _ਮੰਡਹਿ _ਲਰਹਿ _ਸਨੰਮੁਖ _ਆਨ। 

ਧੁਕਿ ਧੁਕਿ ਪਰੈ ਕਬੈਧ ਭੂਅ ਸੁਰ ਪੁਰ ਕਰੈ ਪਯਾਨ। ੩੭। 
ਰਨ _ਫਿਕਰਤ ਜੰਬੁਕ ਫਿਰਹਿ ਆਸਿਖ _ਅਚਵਤ ਪੇਤ। 
ਗੀਧ ਮਾਸ ਲੈ ਲੈ ਉਡਹਿ ਸੁਭਟ ਨ ਛਾਡਹਿ ਖੇਤ। ੩੮। 


ਨਵੀਸ਼ਾ 
ਨਿਸ _ਨਨਾਦ _ਡਹ __ਡਹ __ਡਾਮਰ ਦੈ ਦੈ ਦਮਾਮਨ ਕੌ _ਨਿਜਕਾਨੇ। 
ਭੂਰ ਦਈਤਨ ਕੋ ਦਲ ਦਾਰੁਨ ਦੀਹ ਹੁਤੇ ਕਰਿ ਏਕ ਨ ਜਾਨੇ। 
ਜੀਤਿ ਫਿਰੈ ਨਵਖੰਡਨ ਕੌ ਨਹਿ _ਬਾਸਵ ਸੋ ਕਬਹੂੰ _ਡਰਪਾਨੇ। 
ਤੇ ਤੁਮ ਸੋ ਲਰਿ ਕੈ ਮਰਿ ਕੈ ਭਟ ਅੰਤ ਕੋ ਅੰਤ ਕੇ ਧਾਮ ਸਿਧਾਨੇ। ੩੯। 


ਦੰਹਰਾ 
ਰਨ _ਡਾਕਿਨਿ _ਡਹਕਤ _ਫਿਰਤ _ਕਹਕਤ _ਫਿਰਤ _ਮਸਾਨ। 
ਬਿਨੁ _ਸੀਸਨ _ਡੋਲਤ _ਸੁਭਟ ਗਹਿ __ਗਹਿ ਕਰਨ _ਕ੍ਰਿਪਾਨ। _੪0। 


ਅਸਿ ਅਨੇਕ _ਕਾਢੇ ਕਰਨ _ਲਰਹਿ _ਸੁਭਟ _ਸਮੁਹਾਇ। 
ਲਰਿ ਗਿਰਿ ਮਰਿ ਭੂ ਪਰ ਪਰੈ ਬਰੈ _ਬਰੋਗਨਿ ਜਾਇ। ੪੧। 
ਅਨਤਰਯਾ ਜ੍ਯੋ _ਸਿੰਧੁ ਕੋ _ਚਹਤ ਤਰਨ ਕਰਿ _ਜਾਉ। 
ਬਿਨੁ ਨੌਕਾ ਕੈਸੇ ਤਰੈ ਲਏ ਤਿਹਾਰੋ ਨਾਉ। ੪੨। 
ਮੂਕ ਉਚਰੈ ਸਾਸਤ _ਖਟ ਪਿੰਗ ਗਿਰਨ ਚੜਿ _ਜਾਇ। 
ਅੰਧ ਲਥੈ ਬਦਰੋ _ਸੁਨੈ ਜੋ ਤੁਮ ਕਰੌ ਸਹਾਇ। ੪੩। 


ਚਰਿਤ੍ਰ ਪਾਖਿਆਨ ੧੧ 


ਚਿਛੁਰ ਰਾਖਸ਼ ਦੇ ਸਿਰ ਵਿਚ ਇਸ ਤਰ੍ਹਾਂ ਪਈ ਕਿ ਮੈਂ ਉਸ ਦੀ ਪ੍ਰਭਾ ਦਾ ਵਰਣਨ ਨਹੀਂ 
ਕਰ _ਸਕਦਾ। (ਉਹ) ਤਲਵਾਰ ਦੁਸ਼ਮਣ ਨੂੰ ਮਾਰ ਕੇ ਅਤੇ ਪਹਾੜ ਜੇਡੇ ਵੈਰੀ ਨੂੰ ਫਾੜ ਕੇ 
ਪਾਤਾਲ ਵਿਚ ਜਾ _ਵਜੀ।੩੨। 
ਦੰਹਰ” 

ਤੁਪਕ, _ਤਬਰ, ਬਰਛੀ, ਬਾਣ, ਤਲਵਾਰ ਆਦਿ ਅਨੇਕ _(ਸ਼ਸਤ੍) ਚਮਕ ਰਹੇ ਹਨ ਅਤੇ 
ਧੁਜਾ ਤੇ ਝੰਡੇ (ਇਸ ਤਰ੍ਹਾਂ) ਝੁਲ ਰਹੇ ਹਨ ਕਿ ਸੂਰਜ ਵੀ ਵਿਖਾਈ ਨਹੀਂ ਦਿੰਦਾ ਹੈ।੩੩। 
ਰਣ ਵਿਚ ਬਹੁਤ ਮਾਰੂ _ਵਾਜੇ ਵਜ ਰਹੇ ਹਨ ਅਤੇ ਆਕਾਸ਼ _ਵਿਚ _ਗਿਰਝਾਂ ਮੰਡਰਾ ਰਹੀਆਂ 
ਹਨ ਅਤੇ ਵਿਕਟ ਯੋਧੇ _ਝਟਪਟ ਕਟੇ ਜਾ ਕੇ _(ਡਿਗ ਰਹੇ _ਹਨ)।੩੪। 
ਅਨੇਕ ਤਰ੍ਹਾਂ ਦੇ ਵਾਜੇ _ਵਜਣ ਲਗ _ਗਏ _ਹਨ।੩੫। 

ਨਫ਼ੀਰੀ, _ਕਾਨਰੇ, ਦੁੰਦਭ ਆਦਿ ਅਨੇਕ _ਨਾਦਕਾਰੀ ਵਾਜੇ ਵਜ ਰਹੇ _ਹਨ। (ਰਣ) 
ਵਿਚ ਮਾਰੂ _(ਨਗਾਰਿਆਂ ਦੀ ਆਵਾਜ਼) ਸੁਣ ਕੇ _ਡਰਪੋਕ ਵੀ ਲੜਨ _ਲਗ _ਗਏ _ਹਨ ਅਤੇ 
ਰਣ-ਭੂਮੀ ਨੂੰ ਛਡ ਕੇ ਇਕ ਵੀ ਨਹੀਂ 'ਖਿਸਕਿਆ ਹੈ।੩੬। 

ਕਚੀਚੀਆਂ ਖਾ ਕੇ ਸੂਰਮੇ ਇਕ ਦੂਜੇ ਦੇ ਸਾਹਮਣੇ ਆ ਕੇ ਯੁੱਧ ਕਰਨ ਲਗੇ _ਹਨ। 
ਧੜ _ਉਛਲ _ਉਛਲ ਕੇ ਧਰਤੀ ਉਤੇ ਡਿਗਦੇ ਹਨ ਅਤੇ ਸਵਰਗ ਨੂੰ ਚਲੇ _ਜਾ ਰਹੇ _ਹਨ।੩੭। 

ਰਣ-ਭੂਮੀ ਵਿਚ _ਗਿਦੜ ਹੌਂਕਦੇ ਫਿਰਦੇ ਹਨ ਅਤੇ ਪ੍ਰੇਤ ਮਾਸ ਖਾ ਰਹੇ _ਹਨ। ਗਿਰਝਾਂ 
ਮਾਸ ਲੈ ਲੈ ਕੇ ਉਡ ਰਹੀਆਂ ਹਨ ਅਤੇ ਯੋਧੇ _ਯੁੱਧ-ਭੂਮੀ ਨੂੰ ਬਿਲਕੁਲ ਨਹੀਂ ਛਡ ਰਹੇ।੩੮। 


ਧੌਂਸੇ ਦੀ ਆਵਾਜ਼ ਅਤੇ _ਡਮਰੂਆਂ ਦੀ _ਡਹਿ _ਡਹਿ ਅਤੇ _ਦਮਾਮਿਆਂ ਦੀ ਦੈ ਦੈ ਨੇੜੇ 
ਆ ਗਈ ਹੈ। ਦੈਂਤਾਂ ਦੇ ਬਹੁਤ ਭਾਰੀ ਅਤੇ ਭਿਆਨਕ _ਦਲ _ਬਹੁਤ ਵੱਡੇ ਸਨ, ਪਰ (ਹੇ 
ਦੇਵੀ!) ਤੂੰ ਇਕ ਦੀ ਵੀ ਪਰਵਾਹ ਨਹੀਂ _ਕੀਤੀ। (ਜੋ) ਨੌਂ ਖੰਡਾਂ ਨੂੰ ਜਿਤ ਕੇ ਫਿਰਦੇ 
ਇੰਦਰ ਤੋਂ ਵੀ ਕਦੇ 


ਦੰਹਰਾ” 

ਰਣ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ ਅਤੋਂ ਪ੍ਰਤ (“ਮਸਾਨ”) 
ਕਿਲਕਾਰੀਆਂ _ਮਾਰ ਰਹੇ __ਹਨ। ਬਿਨਾ ਸਿਰਾਂ _ਦੇ ਯੋਧੇ _ਕ੍ਰਿਪਾਨਾਂ ਪਕੜ ਪਕੜ _ਕੇ _(ਯੁੱਧ-ਭੂਮੀ 
ਵਿਚ) ਘੁੰਮ ਰਹੇ ਹਨ।80। 

ਹੱਥਾਂ ਵਿਚ ਅਨੇਕ ਤਲਵਾਰਾਂ ਕਢ ਕੇ ਸੂਰਮੇ ਸਾਹਮਣੇ ਹੋ ਕੇ ਲੜ ਰਹੇ _ਹਨ। _ਲੜਦੇ 
ਹੋਏ ਭੂਮੀ ਉਤੇ ਮਰ ਕੇ ਡਿਗ ਰਹੇ ਹਨ ਅਤੇ ਜਾਕੇ ਅਪੱਛਰਾਵਾਂ ਨੂੰ ਵਰ ਰਹੇ _ਹਨ।੪੧। 

(ਹੇ ਦੇਵੀ!) ਅਣਤਾਰੂ ਜੇ ਸਮੁੰਦਰ ਨੂੰ ਤਰ ਕੇ ਜਾਣਾ ਚਾਹੇ ਤਾਂ ਉਹ ਤੇਰਾ ਨਾਮ ਲਣ 
ਦੀ ਨੌਕਾ ਤੋਂ ਬਿਨਾ ਕਿਵੇਂ ਤਰ ਸਕਦਾ ਹੈ।੪੨। 

(ਹੇ ਦੇਵੀ!) ਜੇ ਤੁਸੀਂ ਸਹਾਇਤਾ ਕਰੋ ਤਾਂ ਗੁੰਗਾ ਛੇ _ਸ਼ਾਸਤੁ ਉਚਾਰ ਸਕਦਾ ਹੈ, 
ਪਿੰਗਲਾ ਪਰਬਤ _ਚੜ੍ਹ _ਸਕਦਾ ਹੈ, ਅੰਨ੍ਹਾ ਵੇਖ _ਸਕਦਾ ਹੈ ਅਤੇ _ਬੋਲਾ ਸੁਣ ਸਕਦਾ ਹੈ।੪੩। 


ਮੇਰੁ 
ਭੂਲ 
ਸੇਵ 


ਸੀ _ਦਸਮ-ਗ੍ਰੰਥ _ਸਾਹਿਬ 


ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ _ਜਾਇ। 
ਤਊ ਤਿਹਾਰੀ ਕ੍ਰਿਪਾ ਤੇ ਕਛੁ _ਕਛੁ ਕਹੋ _ਬਨਾਇ। _੪੪। 
ਪੁਥਮ ਮਾਨਿ ਤੁਮ ਕੋ ਕਹੋ ਜਥਾ ਬੁਧਿ ਬਲੁ ਹੋਇ। 


ਘਟਿ ਕਬਿਤਾ ਲਖਿ ਕੈ ਕਬਹਿ ਹਾਸ ਨ ਕਰਿਯਹੁ _ਕੋਇ। ੪੫॥। 


ਪ੍ਰਥਮ _ਧ੍ਯਾਇ ਸ੍ਰੀ ਭਗਵਤੀ _ਬਰਨੌ ਤ੍ਰਿਯਾ _ਪੁਸੰਗ। 
ਮੋ ਘਟ ਮੈ ਤੁਮ ਹ੍ਹੈ ਨਦੀ ਉਪਜਹੁ _ਬਾਕ _ਤਰੰਗ। ੪੬। 


ਨਾਵੀਯਾ 


ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੋ। 
ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੋ। 
ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌ। ੪੭। 


ਖੰਡਿ ਅਖੰਡਨ ਖੰਡ ਕੈ ਚੰਡਿ ਸੁ ਮੁੰਡ ਰਹੇ ਛਿਤ ਮੰਡਲ ਮਾਹੀ। 


ਦੇਡਿ _ਅਦੰਡਨ 
ਥਾਪਿ ਅਖੰਡਲ 
ਕਰ ਕਵੰਡਲ ਕੋ ਰਨ ਮੰਡਲ ਤੋ ਸਮ ਸੂਰ ਕੋਊ ਕਹੂੰ ਨਾਹੀ। ੪੮। ੧। 


ਭੁਜਦੰਡਨ ਭਾਰੀ ਘਮੰਡ _ਕਿਯੋ ਬਲ _ਬਾਹੀ। 


ਕੋ 
ਕੌ ਸੁਰ ਮੰਡਲ ਨਾਦ ਸੁਨਿਯੋ ਬੁਹਮੰਡ ਮਹਾ _ਹੀ। 


ਮਤੁ ਨੁਭ#ਆ ਸਤ) _5/ ੪੮/ #ਫਲੂੰ/ 


ਦੰਹਰਾ 
ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ _ਏਕ। 
ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ। ੧। 
ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ _ਸੁਧਾਰਿ। 
ਸੂਰੀ ਆਸੁਰੀ ਕਿੰਨ੍ਹਨੀ ਰੀਝਿ ਰਹਤ ਪੁਰ ਨਾਰਿ। ੨। 
ਏਕ _ਅਪਸਰਾ ਇੰਦੂ ਕੇ ਜਾਤ _ਸਿੰਗਾਰ ਬਨਾਇ। 


ਨਿਰਖ ਰਾਇ ਅਟਕਤਿ ਭਈ ਕੰਜ ਭਵਰ ਕੇ ਭਾਇ। ੩। 


ਚਰਿਤ੍ਰ ਪਾਖਿਆਨ ੧੩ 


ਮੋਤੀ ('ਅਰਘ?), ਗਰਭ, ਰਾਜਾ ਅਤੇ ਇਸਤਰੀ ਦਾ ਭੇਦ ਨਹੀਂ ਪਾਇਆ ਜਾ _ਸਕਦਾ। 
ਫਿਰ ਵੀ ਤੇਰੀ ਕ੍ਰਿਪਾ ਨਾਲ ਕੁਝ ਕੁਝ _ਬਣਾ ਕੇ ਕਹਿੰਦਾ ਹਾਂ।੪8੪। 

ਪਹਿਲਾ ਤੁਹਾਨੂੰ ਮੰਨਾ ਕੇ ਯਥਾ_ ਬੁੱਧੀ ਬਲ (ਰਚਨਾ) ਕਥਨ ਕਰਦਾ ਹਾਂ। (ਜੇ) ਕਵਿਤਾ 
ਵਿਚ ਹੇ ਕਵੀਓ! ਕੋਈ ਘਾਟ ਲਗੇ, ਤਾਂ ਮੇਰੀ _ਹਾਸੀ ਨ __ਕਰਨਾ।੪੫। 

ਪਹਿਲਾ ਅਧਿਆਇ ਸੀ ਭਗਵਤੀ (ਦਾ ਕਹਿ ਕੇ ਹੁਣ) ਤ੍ਿਆ ਪ੍ਰਸੰਗ ਦਾ ਵਰਣਨ 
ਕਰਦਾ ਹਾਂ। (ਹੇ ਦੇਵੀ!) ਤੁਸੀਂ ਮੇਰੇ ਸ਼ਰੀਰ ਵਿਚ ਨਦੀ ਬਣ ਜਾਓ, (ਤਾਂ ਜੋ ਉਸ ਵਿਚੋਂ) 
ਵਾਕ ਰੂਪੀ ਤਰੰਗਾਂ ਪੈਦਾ _ਹੋਣ।੪੬। 


ਸਾਵੰਯਾ 
ਬਣਾ 
ਕੋਈ ਦੂਜਾ ਗਰੀਬ ਨਿਵਾਜ਼ ਨਹੀਂ ਹੈ। ਹੇ ਪੂਭੂ! ਤੁਸੀਂ ਮੇਰੀ 


ਭਰ ਵਿਚ ਧਨ ਨਾਲ ਘਰ ਭਰ ਦਿੰਦੇ ਹੋ। ਇਸ ਕਲਿਯੁਗ ਵਿਚ 
(ਉਸ ਦੀਆਂ) ਭਾਰੀ ਭੁਜਾਵਾਂ ਦਾ ਵੱਡਾ ਭਰੋਸਾ _ਹੈ।੪੭। 


ਕੀਤਾ ਅਤੇ _ਬਲਵਾਨਾਂ _ਦਾ _ਘਮੰਡ _ਦੂਰ _ਕੀਤਾ। ਇੰਦਰ _('ਅਖੰਡਲ') ਨੂੰ ਸਵਰਗ _ਵਿਚ 
ਸਥਾਪਿਤ _ਕੀਤਾ (ਜਿਸ _ਦੀ ਖੁਸ਼ੀ ਦਾ)ਨਾਦ ਬੂਹਮੰਡ ਵਿਚ ਸੁਣਿਆ _ਗਿਆ। (ਤੁਸੀਂ) ਯੁੱਧ- 
ਭੂਮੀ ਵਿਚ ਕਠੋਰ _ਧਨੁਸ਼ ਨੂੰ ਧਾਰਨ _ਕਰਨ _ਵਾਲੀ ਹੋ, ਤੁਹਾਡੇ ਵਰਗਾ ਸ਼ੂਰਵੀਰ ਹੋਰ ਕੋਈ 


ਨਹੀਂ ਹੈ।੪੮।੧। 


/ਟੈਲੋਂ ਨੰ ਲੰਨਤੁੱਪ/ਖਆਨ ਦੇ ਦੰਡ _ਲਾੰਨਤੂ ਦੇ ਘੰਹਲੇ ਆਸ%7/ਏ ਲੀ ਪਤੀ 
ਅੜ ਨੁਭਾ ਹੰ/ _5/ ੪੬੮/ ਚਲਦਾ? 


ਚਿਤੁਵਤੀ ਨਾਂ ਦੀ ਨਗਰੀ ਵਿਚ ਚਿਤ੍ਰ ਸਿੰਘ ਨਾਂ ਦਾ ਇਕ ਰਾਜਾ ਸੀ। ਉਸ ਦੇ ਘਰ 
ਬਹੁਤ _ਧਨ-ਦੌਲਤ _ਅਤੇ ਅਨੇਕ _ਰਥ, _ਹਾਥੀ, ਘੋੜੇ _ਸਨ।੧। _ਉਸ ਨੂੰ ਵਿਧਾਤਾ ਨੇ _ਚੰਗੀ 
ਤਰ੍ਹਾਂ _ਅਨੂਪਮ ਰੂਪ ਪ੍ਰਦਾਨ ਕੀਤਾ _ਸੀ। _(ਉਸ ਉਤੇ) _ਦੇਵ-ਪਤਨੀਆਂ, ਦੈੱਤ-ਪਤਨੀਆਂ ਅਤੇ 
ਕਿੰਨਰ-ਇਸਤਰੀਆਂ ਅਤੇ _ਸ਼ਹਿਰਨਾਂ ਰੀਝ ਜਾਂਦੀਆਂ ਸਨ।੨। ਇਕ _ਅਪੌਂਛਰਾ ਸ਼ਿੰਗਾਰ ਕਰ 
ਕੇ ਇੰਦਰ ਪਾਸ ਜਾ ਰਹੀ ਸੀ। (ਉਸ) ਰਾਜੇ ਨੂੰ ਵੇਖ ਕੇ (ਅਪੌਛਰਾ) ਅਟਕ _ਗਈ ਜਿਵੇਂ 
ਕਮਲ ਦੇ ਫੁੱਲ ਨੂੰ ਵੇਖ ਕੇ ਭੌਰਾ ਰੁਕ ਜਾਂਦਾ ਹੈ।੩। 


੭/=ਲ 


ਰਾਜੇ ਦੇ ਰੂਪ ਨੂੰ ਵੇਖ ਕੇ ਅਪੱਛਰਾ ਮੋਹਿਤ ਹੋ _ਗਈ। (ਉਸ ਨੂੰ) ਮਿਲਣ ਦੇ ਉਪਾ 
ਵਜੋਂ ਛਲ ਪੂਰਵਕ (ਆਪਣੀ) _ਦੂਤੀ _ਭੇਜੀ। (ਉਸ ਨੇ _ਦੂਤੀ ਦੁਆਰਾ ਕਹਿ ਭੇਜਿਆ ਕਿ) 
ਪ੍ਰੀਤਮ ਦੇ ਨ ਮਿਲਣ ਤੇ ਵਿਸ਼ ਪਾਨ ਕਰ _ਲਵਾਂਗੀ। ਜਾਂ ਕਟਾਰੀ ਮਾਰ ਕੇ ਮਰ ਜਾਵਾਂਗੀ 
ਅਤੇ ਇਕ _ਘੜੀ ਵੀ ਨਹੀਂ _ਜੀਵਾਂਗੀ।੪। 


ਰੂਪ ਸਕਲ ਸਮ _ਅਪਸਰਾ ਤਾ ਤੇ ਗੁਨਨ ਬਿਸੇਖ। ੯। 
ਚੱਪਲ? 
ਸੁਨਤ ਬਚਨ ਨ੍ਰਿਪ ਸੈਨ ਬੁਲਾਯੋ। _ਭਾਤਿ _ਭਾਤਿ ਸੋ _ਦਰਬੁ _ਲੁਟਾਯੋ। 
ਸਾਜੇ _ਸਸਤ੍ _ਕੌਚ ਤਨ ਧਾਰੇ। ਸਹਰ _ਓਡਛਾ ਓਰ _ਸਿਧਾਰੇ। ੧0। 


ਭੇਵ ਸੁਨਤ _ਉਨਹੂੰ ਦਲ ਜੋਰਿਯੋ। _ਭਾਤਿ _ਭਾਤਿ ਭਏ ਸੈਨ ਨਿਹੋਰਿਯੋ। 
ਰਨ ਛਤ੍ਰਿਨ ਕੋ _ਆਇਸੁ ਦੀਨੋ। _ਆਪੁਨ ਜੁਧ ਹੇਤ ਮਨੁ _ਕੀਨੋ। _੧੧। 


ਦੰਹਰਾ 
ਭਾਤਿ ਭਾਤਿ ਮਾਰੂ _ਬਜੇ ਮੰਡੇ ਸੁਭਟ ਰਨ ਆਇ। 
ਅਮਿਤ ਬਾਨ _ਬਰਛਾ ਭਏ ਰਹਤ ਪਵਨ _ਉਰਝਾਇ। ੧੨। 
ਭਸੰਗ ਛੰਦ 
ਬਧੇ _ਬਾਢਵਾਰੀ ਮਹਾ ਬੀਰ _ਬਾਂਕੇ। _ਕਛੈ _ਕਾਛਨੀ ਤੇ ਸਭੈ ਹੀ ਨਿਸਾਂਕੇ। 
ਧਏ ਸਾਮੁਹੇ ਵੈ ਹਠੀ ਜੁਧ ਜਾਰੇ। ਹਟੈ ਨ _ਹਠੀਲੇ ਕਹੂੰ _ਐਠਿਯਾਰੇ। ੧੩। 


ਹਾਰਿ ਗਿਰੋ ਬਿਨੁ ਹਾਰੇ ਰਹੇ ਅਰੁ ਹਾਥ ਲਗੇ ਅਚਿ_ਹਾਸੀ ਹਨੂੰ ਕੇ। ੧੫। 


ਚਰਿਤ੍ਰ ਪਾਖਿਆਨ ੧੫ 
ਦੰਹਾਰਾ 


ਭੇਦ 
ਅਪੱਛਰਾ ਨੂੰ) ਵਰ _ਲਿਆ ਅਤੇ ਢੋਲ ਅਤੇ ਨਗਾਰੇ _ਵਜਾ ਕੇ 
ਕੀਤਾ।੫। _ਉਸ _(ਅਪੱਛਰਾ) ਤੋਂ ਇਕ ਪੁੱਤਰ ਪੈਦਾ ਹੋਇਆ ਜੋ 


ਬਹੁਤ ਵਰ੍ਹਿਆਂ ਤਕ _ਰਾਜੇ ਨੇ _ਅਪੱਛਰਾ _ਨਾਲ _ਭੋਗ-ਵਿਲਾਸ _ਕੀਤਾ। _ਫਿਰ _ਅਪੱਂਛਰਾ 
ਉਡ ਕੇ ਇੰਦਰ ਲੋਕ ਨੂੰ ਚਲੀ ਗਈ।੭। ਉਸ ਤੋਂ ਬਿਨਾ ਰਾਜੇ ਨੇ ਦੁਖੀ ਹੋ ਕੇ ਮੰਤਰੀਆਂ ਨੂੰ 
ਬੁਲਾ ਲਿਆ ਅਤੇ _ਚਿਤਰਕਾਰ ਤੋਂ _(ਅਪੱਛਰਾ ਦੇ) ਚਿਤਰ ਬਣਵਾ ਕੇ ਤੁਰਤ ਦੇਸਾਂ ਬਿਦੇਸਾਂ 
ਵਿਚ _ਭਿਜਵਾ ਦਿੱਤੇ।੮। ਖੌਜਦਿਆਂ ਖੋਜਦਿਆਂ ਉੜੀਸਾ (ਦੇਸ) ਦੇ ਰਾਜੇ (ਕੋਲ) ਇਕ 
ਕਨਿਆ ਲਭ _ਲਈ ਜਿਸ ਦਾ ਰੂਪ _ਅਪੌਛਰਾ ਵਰਗਾ ਸੀ ਅਤੇ ਉਸ ਨਾਲੋਂ (ਕਈ) ਵਿਸ਼ੇਸ਼ 
ਗੁਣ ਵੀ ਸਨ।੯। 
ਜੱਪਣਾ 

(ਉਸ ਕੈਨਿਆ ਬਾਰੇ) ਬੋਲ ਸੁਣ ਕੇ ਰਾਜੇ ਨੇ ਸੈਨਾ ਨੂੰ ਬੁਲਾਇਆ (ਅਤੇ ਉਸ ਵਿਚ) 
ਭਾਂਤ ਭਾਂਤ ਦੀ ਦੌਲਤ _ਵੰਡੀ। (ਸੈਨਿਕਾਂ ਨੇ) ਸ਼ਰੀਰਾਂ ਉਤੇ ਕਵਚ ਅਤੇ ਸ਼ਸਤ੍ਰ _ਧਾਰਨ ਕਰ 
ਲਏ ਅਤੇ ਉੜੀਸਾ ਸ਼ਹਿਰ ਵਲ ਤੁਰ ਪਏ।੧0। 

ਉੜੀਸਾ ਦੇ ਰਾਜੇ ਨੇ (ਇਸ ਮੁਹਿਮ ਦਾ) ਭੇਦ ਸੁਣ ਕੇ ਆਪਣੀ ਸੈਨਾ ਇਕੱਠੀ ਕੀਤੀ 
ਅਤੇ _ਕਈ ਢੰਗਾਂ _ਨਾਲ ਸੈਨਾ ਨੂੰ ਬੇਨਤੀ ਕੀਤੀ (ਅਰਥਾਤ! ਯੁੱਧ _ਲਈ ਪ੍ਰੇਰਿਤ _ਕੀਤਾ)। 


ਛਤ੍ਹੀਆਂ ਨੂੰ ਯੁੱਧ ਲਈ ਆਗਿਆ ਦਿੱਤੀ ਅਤੇ ਆਪ _ਵੀ ਯੁੱਧ ਲਈ ਮਨ _ਬਣ _ਲਿਆ।੧੧। 
ਦੰਹਾਰਾ 

ਤਰ੍ਹਾਂ ਤਰ੍ਹਾਂ ਦੇ ਮਾਰੂ _ਵਾਜੇ _ਵਜਣ ਲਗੇ ਅਤੇ ਯੋਧੇ _ਰਣ-ਭੂਮੀ ਵਿਚ ਆ ਕੇ ਡਟ 
ਗਏ। _ਬਾਣਾਂ ਦੀ ਬੇਹਿਸਾਬੀ ਬਰਖਾ ਹੋਈ, (ਜਿਸ ਵਿਚ) ਪੌਣ ਵੀ ਉਲਝ ਕੇ ਰਹਿ ਗਈ।੧੨। 
ਭਾਲੰਨਾ ਛੰਦ 

ਮਹਾਬੀਰ ਅਤੇ ਸ਼ਕਤੀਸ਼ਾਲੀ ਯੋਧੇ ਤਲਵਾਰਾਂ ਨਾਲ ਵਢੇ ਜਾਣ ਲਗੇ। ਚੰਗੀ ਤਰ੍ਹਾਂ ਸਜੇ 
ਹੋਏ ਸਭ ਸੂਰਮੇ ਨਿਸੰਗ ਹੋ ਕੇ (ਭਿੜ ਰਹੇ ਸਨ)। ਉਹ ਹਠੀਲੇ ਸੂਰਮੇ ਸਾਹਮਣੇ ਹੋਕੇ ਯੁੱਧ 
ਵਿਚ ਲੜ ਰਹੇ ਸਨ ਅਤੇ (ਉਹ) ਹਠੀਲੇ ਅਤੇ ਆਕੜਖਾਨ ਹਟਾਇਆਂ ਹਟਦੇ ਨਹੀਂ ਸਨ।੧੩। 
ਦੰਹਰਾ 

ਹਨਵੰਤ ਸਿੰਘ ਨੂੰ ਬਹੁਤ ਅਧਿਕ ਸੈਨਾ ਦੇ ਕੇ ਅਗੇ ਕੀਤਾ ਗਿਆ ਹੈ ਅਤੇ ਚਿਤੁ 


ਸਿੰਘ ਹੌਥ ਵਿਚ _ਬਰਛਾ ਲੈ ਕੇ ਪਿਛੇ ਰਿਹਾ ਹੈ।੧੪। 
ਮਾਵੰਯਾ 

ਹਿਮਾਲੇ ਵਰਗੇ _(ਸ਼ਰੀਰਾਂ ਵਾਲੇ) ਹਜ਼ਾਰਾਂ (ਸੈਨਿਕ) ਅਤੇ _ਹਠੀਲੇ ਸੂਰਮੇ _ਲਲਕਾਰਦੇ 
ਹੋਏ ਅਗੇ ਵਧੇ ਹਨ। ਹਿੰਮਤ ਬੰਨ੍ਹ ਕੇ ਅਸਤਾਚਲ ਤਕ ('ਹਿਰੌਲਹਿ ਲੌ”) ਹੱਥ ਵਿਚ ਹਥਿਆਰ 
ਲੈ ਕੇ ਵੰਗਾਰਦੇ ਹੋਏ ਨੇੜੇ _ਢੁਕੇ ਹਨ। ਹਲਚਲ (ਅਥਵਾ ਰੌਲੇ ਰੱਪੇ) ਨੂੰ ਵੇਖ ਕੇ ਸੁਮੇਰ 
ਪਰਬਤ _ਹਿਲ ਗਿਆ ਹੈ ਅਤੇ ਅਤੇ ਵਿਸ਼ਣੂ ਦੇ ਲੋਕ ਵੇਖ ਕੇ _(ਘਬਰਾਂ) ਰਹੇ _ਹਨ। 
(ਉਹ) ਹਾਰ ਖਾ ਕੇ ਡਿਗ ਗਏ ਅਤੇ (ਇਧਰ) ਬਿਨਾ ਹਾਰੇ ਹੀ ਖੜੋਤੇ ਰਹਿ ਗਏ ਹਨ 

ਹੀ 


ਸ਼ਿਵ 
ਹਨ 
ਅਤੇ ਅਜੇ _ਹਨਵੰਤ ਨੇ _ਹਾਸੀ ਵਜੋਂ 


੧ ੬ 


ਰਹੈ 
ਨ੍ਰਿਪਤਿ ਸੋਪ੍ਯੋ _ਦਿਜ ਗ੍ਰਿਹ ਮਾਹਿ। 


ਚੱਪਲਾਂ 


ਰਾਜੇ ਨਿਜੁ ਸੁਤ ਨਿਕਟ _ਬੁਲਾਯੋ। _ਦਿਜਬਰ _ਤਾਹਿ ਸੰਗ ਲੈ ਆਯੋ। 
ਪੜੋ _ਪੜ੍ਯੋ ਗੁਨ _ਛਿਤਪਤਿ _ਕਹਿਯੋ। ਸੁਨ ਸੁਅ ਬਚਨ ਮੋਨਿ ਹ੍ਹੈ ਰਹਿਯੋ। ੨0। 


ਦੰਹਰਾ 


ਬੋਲਤ ਸੁਤ ਮੁਖ ਤੇ ਨਹੀ ਯੌ ਨ੍ਰਿਪ ਕਹਿਯੋ ਸੁਨਾਇ। 


ਜੰਤੁ ਮੰਤੁ ਜੋ ਕੀਨੇ ਪੀਅਹਿ ਰਿਝਾਈਐ। 

ਹੋ _ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਈਐ। ੨੩। 
ਦੰਹਰਾ 

ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ। 

ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ। ੨੪ 


੭ਾਵੀਯਾ 


ਬਾਨ _ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ। 

ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ। 

ਸੈ ਨ ਕਰੈ ਕਛੂ ਚਾਰੁ ਚਿਤੈਥੇ ਕੋ ਖਾਇ ਗਿਰੀ ਮਨ ਮੈਨ ਤਵਾਰੋ। 

ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਐਕਠ੍ਯਾਰੋਂ। ੨੫। 


੧. 'ਕਖੁ` 


ਚਰਿਤ੍ਰ ਪਾਖਿਆਨ ੧੭ 


ਜਿਥੇ ਵੌਡੇ ਵੱਡੇ ਜਵਾਨ ਸਰਦਾਰ, ਕ੍ਰੋਧ ਨਾਲ _ਕਵਚ _ਅਤੇ _ਕ੍ਰਿਪਾਨਾਂ ਕਸ _ਕੇ _ਖੜੋਤੇ 
ਹੋਏ ਹਨ, (ਉਹ) ਹਠ ਪੂਰਵਕ ਉਥੇ ਆ ਪਏ ਹਨ। (ਉਥੇ) ਸਰਦਾਰਾਂ ਨੂੰ ਤਾੜ ਕੇ ਅਪੌਛਰਵਾਂ 
ਮਿਲ ਰਹੀਆਂ ਹਨ। (ਉਹ) ਉਦੋਂ ਤਕ ਯੁੱਧ-ਭੂਮੀ ਵਿਚ ਖ਼ੂਬ ਲੜੇ ਹਨ ਜਦ ਤਕ ਕਿ ਲੋਹੇ 
(ਸ਼ਸਤ੍ਰ) ਦੀ ਧਾਰ ਵਿਚ ਲਪੇਟੇ ਨਹੀਂ ਗਏ। ਵੈਰੀ ਦੀ ਸੈਨਾ ਨਦੀ ਦੇ ਸਮਾਨ ਹੈ ਅਤੇ ਛਤ੍ਰੀ- 
ਪੁੰਤਰ ਉਸ _ਵਿਚ _(ਮੌਜ ਨਾਲ) _ਤਰ ਰਹੇ _ਹਨ।੧੬। 
ਦੰਹਰਾ 

ਉੜੀਸਾ ਦੇ ਰਾਜੇ ਨੂੰ ਮਾਰ ਕੇ ਉਸ ਦੀ ਧੀ ਨੂੰ ਜਿਤ ਲਿਆ। ਰਾਜੇ ਨੇ ਸ਼ਾਸਤ੍ਰ ਦੀ 
ਰੀਤ ਅਨੁਸਾਰ ਵਿਆਹ _ਕਰ _ਲਿਆ ਅਤੇ ਮਨ _ਵਿਚ ਸੁਖ ਪਾਇਆ।੧੭। ਉੜੀਸਾ ਦੇ ਰਾਜੇ 
ਦੀ ਪਿਆਰੀ (ਧੀ), ਜਿਸ ਦਾ ਨਾਮ ਚਿਤ੍ਰਮਤੀ ਸੀ, ਔਠੇ ਪਹਿਰ _ਹਨਿਵੰਤ ਸਿੰਘ ਨੂੰ ਯਾਦ 
ਕਰਦੀ ਰਹਿੰਦੀ ਸੀ।੧੮। ਉਸ _(ਹਨਿਵੰਤ ਸਿੰਘ) ਨੂੰ ਪੜ੍ਹਨ ਲਈ ਰਾਜੇ ਨੇ ਬ੍ਰਾਹਮਣ ਦੇ 
ਘਰ _ਭੇਜਿਆ। ਇਕ ਮਹੀਨੇ ਤਕ (ਰਾਣੀ ਦੇ) ਕਹੇ ਤੇ ਬ੍ਰਾਹਮਣ (ਰਾਜ ਕੁਮਾਰ ਨਾਲ) ਨ 
ਬੋ ਲਿਆ।੧੯। 
ਚੱਪਣਾ 

ਰਾਜੇ ਨੇ ਆਪਣੇ ਪੁੱਤਰ ਨੂੰ ਕੋਲ _ਬੁਲਾਇਆ। ਬ੍ਰਾਹਮਣ ਉਸ ਨੂੰ ਨਾਲ ਲੈ ਆਇਆ। 
ਰਾਜੇ ਨੇ (ਜੋ) ਗੁਣ ਪੜ੍ਹਿਆ ਹੈ, (ਉਸ ਨੂੰ) ਪੜ੍ਹਨ ਲਈ ਕਿਹਾ। ਪੁੱਤਰ (ਰਾਜੇ ਦਾ) ਬਚਨ 
ਸੁਣ ਕੇ ਚੁਪ ਹੀ ਰਿਹਾ।੨0। 
ਦੰਹਰਾ 
ਉਸ ਨੂੰ ਲੈ ਕੇ ਰਾਜਾ ਆਪਣੇ ਘਰ ਵਲ ਚਲਾ _ਗਿਆ। ਉਥੇ ਹਜ਼ਾਰ ਸਖੀਆਂ ਨਾਲ 


ਪਰੀ ਵਰਗੀ ਸੁੰਦਰੀ ਖੜੋਤੀ ਸੀ।੨੧। ਰਾਜੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ 
ਕਿ ਪੁੱਤਰ ਮੁਖ ਤੋਂ ਬੋਲਦਾ ਨਹੀਂ _ਹੈ। (ਤਦ) ਚਿਤ੍ਰਮਤੀ ਉਸ ਨੂੰ ਆਪਣੇ ਮਹੱਲ ਵਿਚ ਲੈ 
ਗਈ।੨੨। 
੭%/ੜਲ 

(ਰਾਣੀ ਨੇ ਕਿਹਾ!) ਹੇ ਸਖੀ! (ਜੇ) ਕੋਈ ਚਤੁਰ ਚੋਰ ਚਿਤ ਜ਼ੁਰਾ ਲਏ ਤਾਂ ਕੀ ਕੀਤਾ 
ਜਾਣਾ ਚਾਹੀਦਾ ਹੈ। (ਆਪ ਹੀ ਉੱਤਰ ਦਿੰਦਿਆਂ ਕਹਿੰਦੀ ਹੈ ਤਾਂ) ਆਪਣਾ ਕਲੇਜਾ ਕਢ ਕੇ 
ਪ੍ਰਿਯਿ ਨੂੰ ਦੇ ਦੇਣਾ ਚਾਹੀਦਾ ਹੈ। (ਜਦੋਂ) ਜੰਤਰ ਮੰਤੁ ਕਰ ਕੇ ਪਿ੍ਰਿਯ ਨੂੰ ਰਿਝਾ ਲਈਏ, ਤਾਂ ਉਸ 
ਦਿਨ ਉਸੇ ਘੜੀ (ਉਸ ਉਤੇ) ਨਿਛਾਵਰ ਹੋ ਜਾਣਾ ਚਾਹੀਦਾ ਹੈ।੨੩। 
ਦੰਹਰਾ” 

ਹੇ ਮਿਤਰ! (ਤੇਰਾ ਰੂਪ) ਅਤਿ ਸੁੰਦਰ ਅਤੇ ਸਰਸ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ 
ਕਾਮ ਦੇਵ ਦਾ ਘਰ ਹੋਵੇ। ਤੇਰੇ ਨੈਣ ਮੇਰੇ ਮਨ ਨੂੰ ਸਦਾ ਮੋਹਿਤ ਕਰਨ ਵਾਲੇ _ਹਨ।੨੪। 
ਨਾਵੰਯਾ 

(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ (ਤੇਰੀਆਂ) ਬਲਾਵਾਂ ਲ0ੱਦੀ ਹਾਂ ਅਤੇ ਤੇਰੇ 
ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾਂ। (ਤੂੰ) ਮੇਰੇ ਨਾਲ ਚੰਗੀ ਤਰ੍ਹਾਂ ਭੋਗ ਵਿਲਾਸ ਕਰ ਅਤੇ ਰਾਜੇ 
ਦਾ ਡਰ ਮਨ ਵਿਚ ਨ ਰਖ। ਉਹ ਮੇਰੇ ਚਿਤ ਨੂੰ ਚੰਗੀ ਤੜ੍ਹਾਂ ਰਿਝਾਉਂਦਾ ਨਹੀਂ ਹੈ, (ਇਸੇ 
ਲਈ) ਮਨ ਵਿਚ ਕਾਮ-ਪੀੜਿਤ ਹੋ ਕੇ ਭਵਾਟਣੀ ਖਾ ਕੇ ਡਿਗ ਪਈ ਹਾਂ। ਸੌਂਹ ਰਥ ਦੀ, ਹੀਂ) 
ਕਰੋੜਾਂ ਉਪਾ ਕਰ _ਥਕੀ_ਹਾਂ, ਪਰ ਕਿਵੇਂ ਵੀ ਮੇਰਾ ਹਠੀਲਾ ਮਨ _ਭਿਜਿਆ ਨਹੀਂ _ਹੈ।੨੫। 


ਚਿਤ ਚੇਟਕ ਸੋ ਚੁਭਿ ਗਯੋ _ਚਮਕਿ _ਚਕ੍ਰਿਤ ਭਯੋ _ਅੰਗ। 
ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ _ਸੰਗ। ੨੬। 


ਚੇਰਿ ਰੂਪ ਤੁਹਿ ਬਸਿ ਭਈ ਗਹੌ ਕਵਨ ਕੀ ਓਟ। 
ਮਛਰੀ ਜ੍ਯੋ_ਤਰਫੈ ਪਰੀ ਚੁਭੀ ਚਖਨ _ਕੀ_ਚੋਟ। ੨੭। 


ਚੱਪਣਾ 
ਵਾ ਕੀ ਕਹੀ ਨ ਨ੍ਰਿਪ ਸੁਤ ਮਾਨੀ। ਚਿਤ੍ਰਮਤੀ ਤਬ ਭਈ _ਖਿਸਾਨੀ। 
ਚਿਤੁ ਸਿੰਘ ਧੈ ਜਾਇ ਪੁਕਾਰੋ। ਬਡੋ ਦੁਸਟ ਇਹ ਪੁਤੁ ਤੁਹਾਰੋ। ੨੮। 


ਦੰਹਰਾ 
ਫਾਰਿ ਚੀਰ ਕਰ ਆਪਨੇ ਮੁਖ ਨਖ _ਘਾਇ _ਲਗਾਇ। 
ਰਾਜਾ ਕੋ ਰੋਖਿਤ ਕਿਯੌ ਤਨ ਕੋ ਚਿਹਨ ਦਿਖਾਇ। ੨੯। 
ਚੱਪਣ? 
ਬਚਨ ਸੁਨਤ _ਕੁਧਿਤ ਨ੍ਰਿਪ _ਭਯੋ। _ਮਾਰਨ ਹੇਤ ਸੁਤਹਿ ਲੈ ਗਯੋ। 
ਮੰਤ੍ਰਿਨ ਆਨਿ _ਰਾਵ _ਸਮੁਝਾਯੋ। ਤ੍ਰਿਯਾ _ਚਰਿਤੂ ਨ _ਕਿਨਹੂੰ _ਪਾਯੋ। _੩0। _੧। 


ਮਤੁ ਲਭਮ ਸਤ? -2/ -੮/ #ਫਲੰ/ 


ਦੰਹਰਾ 
ਬੈਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ _ਪਠਾਇ। 
ਭੋਰ ਹੋਤ ਅਪਨੇ ਨਿਕਟਿ _ਬਹੁਰੌ ਲਿਯੋ ਬੁਲਾਇ। _੧। 
ਏਕ ਪੁਤ੍ਰਿਕਾ ਗ੍ਹਾਰ ਕੀ ਤਾ ਕੋ ਕਹੋ _ਬਿਚਾਰ। 
ਏਕ _ਮੋਟਿਯਾ ਯਾਰ ਤਿਹ ਔਰ _ਪਤਰਿਯਾ _ਯਾਰ। _੨। 


ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ। 
ਊਚ ਨੀਚ ਤਾ ਸੌ ਸਦਾ ਨਿਤਪ੍ਰਤਿ ਕਰੈ ਜੁਹਾਰ। ੩। 
ਦੱਖਣ? 
ਸਹਰ _ਕਾਲਪੀ ਮਾਹਿ ਬਸਤ ਤੈ। ਭਾਤਿ ਭਾਤਿ ਕੇ ਭੋਗ ਕਰੈ ਵੈ। 
ਸੀ ਮ੍ਰਿਗ ਨੈਨ ਮਤੀ ਤਹ ਰਾਜੈ। _ਨਿਰਖਿ ਛਪਾਕਰਿ _ਕੀ ਛਬਿ ਲਾਜੈ। ੪। 


ਚਰਿਤ੍ਰ ਪਾਖਿਆਨ ੧੯ 


ਦੰਹਰਾ” 

(ਰਾਣੀ ਦਾ) ਚਿਤ _ਕਾਮ-ਕ੍ਰੀੜਾ ਵਿਚ ਰਮ ਗਿਆ ਅਤੇ ਉਸ ਦਾ ਅੰਗ ਅੰਗ ਮਚਲ 
ਕੇ ਉਤੇਜਿਤ ਹੋ __ਗਿਆ। (ਕਿਉਂਕਿ ਉਸ ਦਾ) ਚਿਤ ਚੋਰ (ਰਾਜ ਕੁਮਾਰ) ਦੀਆਂ ਚੰਚਲ 
ਅੱਖਾਂ ਨਾਲ ਚੁਰਾ ਲਿਆ _ਗਿਆ।੨੬। (ਮੈਂ) ਤੇਰਾ ਰੂਪ ਵੇਖ ਕੇ (ਤੇਰੇ) ਵਸ ਵਿਚ ਹੋ ਗਈ 
ਹਾਂ, (ਹੁਣ) ਕਿਸ ਦੀ ਓਟ ਲਵਾਂ। (ਤੁਹਾਡੇ) ਨੈਣਾਂ ਦੀ ਚੋਟ ਖਾ ਕੇ ਮੌਛਲੀ ਵਾਂਗ ਤੜਪ 
ਰਹੀ ਹਾਂ।੨੭। 
ਚੱਪਲਾਂ 

ਰਾਜੇ ਦੇ ਪੁੱਤਰ ਨੇ ਉਸ ਦੀ ਕਹੀ ਹੋਈ (ਗੱਲ ਨੂੰ) ਨ ਮੰਨਿਆ। ਤਦ ਚਿਤੁਮਤੀ 
(ਰਾਣੀ) ਖਿਝ ਗਈ। (ਉਸ ਨੇ) ਜਾ ਕੇ ਰਾਜਾ ਚਿਤ੍ਰ ਸਿੰਘ ਅਗੇ ਫ਼ਰਿਆਦ ਕੀਤੀ ਕਿ ਤੇਰਾ 
ਇਹ ਪੁੱਤਰ ਬਹੁਤ ਦੁਸ਼ਟ _ਹੈ।੨੮। 


(ਰਾਣੀ ਨੇ) ਆਪਣੇ ਬਸਤੁ ਫਾੜ ਕੇ ਅਤੇ ਮੁਖ ਉਤੇ ਨੌਹਾਂ ਨਾਲ ਜ਼ਖਮ ਕਰ ਕੇ ਅਤੇ 


ਸ਼ਰੀਰ ਦੇ ਚਿੰਨ੍ਹਾਂ ਨੂੰ `ਵਿਖਾ ਕੇ ਰਾਜੇ ਨੂੰ `ਕ੍ਰੋਧਿਤ ਕਰ ਦਿੱਤਾ।੨੯। 
ਚੱਪਾਣ 
(ਰਾਣੀ ਦੇ) ਬੋਲ ਸੁਣ ਕੇ ਰਾਜਾ ਕ੍ਰੋਧਿਤ ਹੋ ਗਿਆ ਅਤੇ ਮਾਰਨ ਲਈ ਪੁੱਤਰ ਨੂੰ ਲੈ 
ਗਿਆ। ਮੌਤ੍ਰੀਆਂ ਨੇ ਆ ਕੇ ਰਾਜੇ ਨੂੰ ਸਮਝਾਇਆ ਕਿ ਇਸਤਰੀਆਂ ਦੇ ਚਰਿਤ੍ਰਾਂ ਦਾ ਕਿਸੇ ਨੇ 
ਵੀ ਅੰਤ ਨਹੀਂ ਪਾਇਆ ਹੈ।੩0। 
ਏਥੋਂ ਸੀ ਗੰਰੇਤੁੰਪ/ੰਸਆਨ ਦੇ ਤਆ ਗੱਰੇਤ ਦੇ ਮੰਤ ਭੂਪ ਸੰਵਾਦ ਦੇ ਟੂਲ ਗੱਰੇੜ੍ਹ ਦੀ ਸਮਘਤ 
ਨ ਲਭ ਹੀ/ _ >/ .-੭੮/ ਚਲਟਾ/ 


ਦੰਹਰਾ 
ਤਦ ਰਾਜੇ ਨੇ ਆਪਣੇ ਪੁੱਤਰ ਨੂੰ _ਬੈਦੀਖਾਨੇ ਵਿਚ _ਭੇਜ _ਦਿੱਤਾ। ਸਵੇਰ ਹੁੰਦਿਆਂ ਹੀ 


ਉਸ ਨੂੰ ਫਿਰ ਆਪਣੇ ਕੋਲ ਬੁਲਾ _ਲਿਆ।੧। 

(ਤਾਂ ਮੰਤਰੀਆਂ ਨੇ ਰਾਜੇ ਨੂੰ ਕਥਾ ਸੁਣਾਉਣੀਆਂ ਸ਼ੁਰੂ _ਕੀਤੀਆਂ। ਇਕ ਮੌਤ੍ਰੀ ਨੇ _ਕਿਹਾ1) 
ਇਕ ਪੇਂਡੂ ਦੀ ਕੁੜੀ ਸੀ, ਉਸ ਦੀ (ਕਥਾ ਨੂੰ) ਵਿਚਾਰ ਕਰ ਕੇ _ਸੁਣਾਂਦਾ ਹਾਂ। ਉਸ ਦਾ ਇਕ 
ਮੋਟਾ ਯਾਰ ਅਤੇ ਇਕ ਪਤਲਾ ਯਾਰ _ਸੀ।੨। 

ਉਹ _ਮ੍ਰਿਗਚਛੁ _ਮਤੀ ਅਪਾਰ _ਸਰੂਪਵਤੀ ਸੀ। _ਉਸ ਨਾਲ ਉੱਚੇ ਨੀਵੇਂ (ਹਰ ਪ੍ਰਕਾਰ ਦੇ 
ਆਦਮੀ ਦੀ) ਨਿੱਤ ਸਾਹਿਬ ਸਲਾਮ ਸੀ _(ਅਰਥਾਤ।ਮੇਲ _ਜੋਲ _ਸੀ)।੩। 
ਚੱਪਾਣ 

ਉਹ _ਕਾਲਪੀ ਨਗਰ _ਵਿਚ _ਵਸਦੀ ਸੀ ਅਤੇ ਭਾਂਤ ਭਾਂਤ ਦੇ ਭੋਗ-ਵਿਲਾਸ ਕਰਦੀ 
ਸੀ। ਉਥੇ (ਉਹ) ਮ੍ਰਿਗਨ]ਨ ਮਤੀ ਰਹਿੰਦੀ ਸੀ, ਜਿਸ ਨੂੰ ਵੇਖ ਕੇ ਚੰਦੂਮਾ ਦੀ ਛਬੀ ਵੀ ਫਿਕੀ 
ਪੈਂਦੀ _ਸੀ।੪। 


੨ 0 


ਦੰਹਰਾ 
ਬਿਰਧਿ ਮੋਟਿਯੋ ਯਾਰ ਤਿਹ _ਤਰੁਨ _ਪਤਰਿਯੋ _ਯਾਰ। 
ਰਾਤ ਦਿਵਸ ਤਾ ਸੌ ਕਰੈ ਦੋਵੈ ਮੈਨ ਬਿਹਾਰ। ੫। 
ਹੋਤ ਤਰੂਨ ਕੇ ਤਰੁਨਿ ਬਸਿ ਬਿਰਧ ਤਰੁਨਿ ਬਸਿ ਹੋਇ। 
ਇਹੈ ਰੀਤਿ ਸਭ ਜਗਤ ਕੀ ਜਾਨਤ ਹੈ ਸਭ ਕੋਇ। ੬। 


ਤਰੂਨਿ ਪਤਰਿਯਾ ਸੌ_ਰਮੈ ਮੋਟੇ ਨਿਕਟ ਨ ਜਾਇ। 
ਜੋ ਕਬਹੂੰ ਤਾ ਸੌ _ਰਮੇ ਮਨ ਭੀਤਰ ਪਛੁਤਾਇ। _੭। 
ਰਮਤ _ਪਤਰਿਯਾ ਸੰਗ _ਹੁਤੀ ਆਨਿ _ਮੋਟੀਏ _ਯਾਰ। 
ਪਾਯਨ ਕੌ _ਖਰਕੋ ਕਿਯੋ _ਤਵਨਿ ਤਰੁਨਿ ਕੇ ਦ੍ਰਾਰ। ੮। 


ਕਹਿਯੋ _ਪਤਰੀਏ ਯਾਰ _ਕਹ ਜਾਹੁ _ਦਿਵਰਿਯਹਿ _ਫਾਧਿ। 
ਜਿਨ ਕੋਊ ਪਾਪੀ ਆਇ ਹੈ ਮੁਹਿ ਤੁਹਿ ਲੈਹੈ ਬਾਧਿ। ੯। 
ਅਤਿ ਰਤਿ ਤਾ ਸੋ ਮਾਨਿ ਕੈ ਯਾਰ ਪਤਰਿਯਹਿ ਟਾਰਿ। 
ਭਰਭਰਾਇ ਉਠਿ _ਠਾਢਭੀ _ਜਾਨਿ _ਮੋਟਿਯੋ _ਯਾਰ। _੧0। 


ਉਠਤ _ਬੀਰਜ ਭੂ ਪਰ _ਗਿਰਿਯੋ ਲਖ੍ਯੋ ਮੋਟਿਯੇ ਯਾਰ। 

ਯਾ ਕੋ ਤੁਰਤ ਬਤਾਇਯੈ ਭੇਦ ਰਮੈ ਸੁ _ਕੁਮਾਰਿ। ੧੧। 

ਅਧਿਕ ਤਿਹਾਰੋਂ ਰੂਪ ਲਖਿ ਮੋਹਿ ਨ ਰਹੀ ਸੰਭਾਰ। 

ਤਾ ਤੇ ਗਿਰਿਯੋ ਅਨੰਗ ਭੂਅ ਸਕ੍ਯੋ ਨ __ਬੀਰਜ _ਉਬਾਰ। _੧੨। 
ਫੂਲਿ ਗਯੋ ਪਸੁ _ਬਾਤ ਸੁਨਿ ਨਿਜੁ ਸੁਭ ਮਾਨੈ ਅੰਗ। 

ਮੋਹਿ ਨਿਰਖਿ ਛਬਿ ਬਾਲ ਕੋ _ਛਿਤ ਪਰ _ਗਿਰਿਯੋ _ਅਨੰਗ। _੧੩। _੧। 


ਕਤ ਨਭਨ` _ਸਤੁ/ _=/ ੯5/%ਫਲੂੰ/ 


ਚੱਪਲਾਂ 


ਬੈਦਿਸਾਲ ਨ੍ਰਿਪ ਪੂਤ _ਪਠਾਯੋ। ਭਈ ਭੋਰ ਫਿਰਿ ਪਕਰਿ ਮਗਾਯੋ। 
ਮੰਤ੍ਰੀ ਪ੍ਰਭੁ ਸੋ ਬਚਨ _ਉਚਰੇ। ਭੂਪਤਿ ਸੁਧਾ ਸੂਵਨੁ ਜਨੁ _ਭਰੇ। ੧। 


ਦੰਹਰਾ 
ਮਹਾਨੰਦ _ਮੁਰਦਾਰ ਕੀ ਹੁਤੀ _ਬਹੁਰਿਯਾ _ਏਕ। 
ਸੋ ਰਤਿ ਮਾਨਤ ਹੁਤੇ ਹਿੰਦੂ ਤੁਰਕ ਅਨੇਕ। ੨। 
ਮਹਾਨੰਦ _ਮੁਰਦਾਰ ਕੀ _ਘੁਰਕੀ _ਤ੍ਰਿਯ _ਕੋ__ਨਾਮ। 
ਕੋਪ ਸਮੈ ਨਿਜੁ ਨਾਹ ਕੋ _ਘੁਰਕਤ ਆਠੋ ਜਾਮ। ੩। 
ਏਕ ਚਛ ਤਾ ਕੋ ਰਹੈ ਬਿਰਧਿ ਆਪੁ ਤ੍ਰਿਯ ਜ੍ਹਾਨ। 
ਸੋ ਯਾ ਪਰ ਰੀਝਤ ਨਹੀ ਯਾ ਕੇ ਵਾ ਮਹਿ ਪ੍ਰਾਨ। ੪। 


ਚਰਿਤ੍ਰ ਪਾਖਿਆਨ ੨੧ 


ਦੰਹਰਾ 

ਉਸ ਦਾ ਮੋਟਾ ਯਾਰ _ਬਿਰਧ _ਸੀ ਅਤੇ ਪਤਲਾ _ਯਾਰ _ਜਵਾਨ _ਸੀ। ਦੋਵੇਂ ਦਿਨ 
ਉਸ ਨਾਲ _ਕਾਮ-ਕ੍ਰੀੜਾ ਕਰਦੇ ਸਨ।੫। ਜਵਾਨ ਦੇ ਵਸ ਵਿਚ ਇਸਤਰੀ ਹੋ ਜਾਂਦੀ ਹੈ ਅਤੇ 
ਬਿਰਧ ਇਸਤਰੀ ਦੇ ਵਸ ਵਿਚ ਹੋ ਜਾਂਦਾ ਹੈ। ਇਹ ਸੰਸਾਰ ਦੀ ਰੀਤ ਹੈ, (ਇਸ ਨੂੰ) ਸਭ 
ਕੋਈ ਜਾਣਦਾ ਹੈ।੬। 


(ਉਹ) ਇਸਤਰੀ ਪਤਲੇ ਯਾਰ _ਨਾਲ _ਰਮਣ ਕਰਦੀ ਸੀ ਅਤੇ ਮੋਟੇ ਯਾਰ ਦੇ ਨੇੜੇ 
ਨਹੀਂ ਜਾਂਦੀ _ਸੀ। ਜੇ _ਕਦੇ ਉਸ ਨਾਲ _ਭੋਗ-ਵਿਲਾਸ ਕਰ ਲੈਂਦੀ ਤਾਂ ਮਨ ਵਿਚ ਬਹੁਤ 


ਪਛਤਾਉਂਦੀ _ਸੀ।੭। (ਇਕ _ਵਾਰ _ਉਹ) ਪਤਲੇ _ਯਾਰ _ਨਾਲ _ਰਮਣ ਕਰ ਰਹੀ ਸੀ (ਕਿ 
ਉਪਰੋਂ) ਮੋਟਾ ਯਾਰ ਆ _ਗਿਆ। (ਉਸ ਨੇ) ਉਸ ਇਸਤਰੀ ਦੇ ਦੁਆਰ ਉਤੇ ਪੈਰਾਂ ਦਾ 
ਖੜਾਕ _ਕੀਤਾ।੮। 

(ਇਸ ਸਥਿਤੀ ਵਿਚ ਉਸ ਇਸਤਰੀ ਨੇ) ਪਤਲੇ ਯਾਰ ਨੂੰ ਕਿਹਾ ਕਿ ਦੀਵਾਰ ਟਪ ਕੇ 


ਚਲਾ ਜਾ। ਕੋਈ ਪਾਪੀ ਆ ਗਿਆ ਹੈ ਮਤਾਂ (ਉਹ) ਮੈਨੂੰ ਅਤੇ ਤੈਨੂੰ ਬੰਨ੍ਹ ਲਵੇ।੯। ਉਸ ਨੇ 
(ਪਤਲੇ ਯਾਰ) ਨਾਲ _ਬਹੁਤ ਅਧਿਕ ਕਾਮ ਕੀੜਾ ਕਰ ਕੇ ਟਾਲ ਦਿੱਤਾ। (ਬਾਹਰੋਂ) ਮੋਟੇ ਯਾਰ 
ਨੂੰ ਆਇਆ ਜਾਣ ਕੇ ਘਬਰਾ ਕੇ ਉਠ ਕੇ ਖੜੋ _ਗਈ।੧0। 


ਉਠਣ ਨਾਲ _ਬੀਰਜ _ਧਰਤੀ ਉਤੇ ਡਿਗ ਪਿਆ, (ਜਿਸ ਨੂੰ) ਮੋਟੇ ਯਾਰ ਨੇ ਵੇਖ 
ਲਿਆ। (ਉਸ ਨੇ) ਇਸਤਰੀ ਨੂੰ _ਬੀਰਜ _ਡਿਗਣ _ਦਾ ਭੇਦ ਛੇਤੀ ਦਸਣ ਲਈ _ਕਿਹਾ।੧੧। 


(ਇਸਤਰੀ ਕਹਿਣ ਲਗੀ) ਤੁਹਾਡੇ ਅਤਿ ਅਧਿਕ ਸੁੰਦਰ ਰੂਪ ਨੂੰ ਵੇਖ ਕੇ ਮੈਂ (ਆਪਣੇ ਆਪ 
ਨੂੰ) ਸੰਭਾਲ ਨ ਸਕੀ (ਅਰਥਾਤ1ਅਤਿ ਅਧਿਕ ਕਾਮ ਵਸ ਹੋ ਗਈ), ਇਸ ਕਰ ਕੇ ਬੀਰਜ 
ਧਰਤੀ ਉਤੇ ਡਿਗ _ਗਿਆ (ਅਤੇ ਉਸ ਨੂੰ ਆਪਣੇ ਵਿਚ) ਸਮੇਟ ਨ _ਸਕੀ।੧੨। (ਉਹ) 
ਮੂਰਖ ਇਹ ਗੱਲ ਸੁਣ ਕੇ ਫੁਲ ਗਿਆ ਅਤੇ ਆਪਣੇ ਸ਼ਰੀਰ ਨੂੰ ਸ਼ੁਭ (ਸੁੰਦਰ) ਮੰਨਣ ਲਗਾ 
(ਕਿਉਂਕਿ ਉਸ ਦੀ) ਛਬੀ ਨੂੰ ਵੇਖ ਕੇ ਬਾਲਿਕਾ (ਇਸਤਰੀ) ਦਾ _ਬੀਰਜ _('ਅਨੰਗ”) ਧਰਤੀ 


ਉਤੇ ਡਿਗ ਪਿਆ ਸੀ।੧੩। 


/ਏਥੋ ਸੰ ਯਾਰਤੁੱਪ/ਸਆਨ ਦੇ ਤੁੱਆ ਗਾਠਤ ਦੇ ਅੰਤਾਂ ਭੂਪ ਸੰਵਾਦ ਦੇ ਤੀਨੇ ਲਾੰਰਤਹ ਦੀ ਸਮਾਪਤੀ 
ਨ ਲਭ _ਹੰ/ _=/ _€੯੧/ ਚਲਦਾ/ 


ਚੱਪਲਾਂ 

(ਕਥਾ ਦੀ ਸਮਾਪਤੀ ਤੋਂ ਬਾਦ) ਰਾਜੇ ਨੇ ਪੁੰਤਰ ਨੂੰ _ਬੈਦੀਖਾਨੇ ਵਿਚ ਭੇਜ ਦਿੱਤਾ ਅਤੇ 
ਸਵੇਰ ਹੋਣ ਤੇ ਫਿਰ ਪਕੜ _ਕੇ ਬੁਲਵਾ ਲਿਆ। (ਫਿਰ) ਮੰਤ੍ਰੀ ਨੇ ਰਾਜੇ ਪੁਤਿ ਬਚਨ ਕਹੇ। 
ਰਾਜੇ ਨੇ (ਬਚਨ) ਸੁਣੇ ਜੋ ਮਾਨੋ ਅੰਮ੍ਰਿਤ ਨਾਲ ਭਰੇ _ਹੋਏ _ਹੋਣ।੧। 
ਦੰਹਰਾ” 

ਮਹਾਨੰਦ (ਨਾਂ ਦੇ ਇਕ) ਨਕਾਰਾ ਬੰਦੇ ਦੀ ਇਕ ਪਤਨੀ ਸੀ, ਜਿਸ ਨਾਲ ਅਨੇਕ ਹਿੰਦੂ 
ਅਤੇ ਮੁਸਲਮਾਨ _ਕਾਮ-ਵਿਲਾਸ ਕਰਦੇ _ਸਨ।੨। (ਉਸ) ਨਿਕੈਮੇ _ਮਹਾਨੰਦ ਦੀ ਪਤਨੀ ਦਾ 


ਨਾਂ ਘੁਰਕੀ ਸੀ ਜੇ _ਔਠੇ ਪਹਿਰ ਕ੍ਰੋਧ ਨਾਲ ਪਤੀ ਨੂੰ _ਘੁਰਕਦੀ ਰਹਿੰਦੀ ਸੀ।੩। ਉਸ 
ਆਦਮੀ ਦੀ ਇਕ ਅੱਖ ਸੀ ਅਤੇ ਉਹ ਬੁੱਢਾ ਸੀ ਅਤੇ ਇਸਤਰੀ ਜਵਾਨ ਸੀ। ਉਹ (ਇਸਤਰੀ) 
ਉਸ ਉਤੇ ਰੀਝਦੀ ਨਹੀਂ ਸੀ (ਪਰ ) ਉਸ (ਬੁੱਢੇ) ਦੇ ਉਸ ਵਿਚ ਪ੍ਰਾਣ ਟਿਕੇ ਹੋਏ ਸਨ।੪। 


੨ ੨ 


ਸੀ _ਦਸਮ-ਗ੍ਰੰਥ _ਸਾਹਿਬ 


ਕਾਜ ਕਵਨ ਹੂੰ ਕੇ ਨਿਮਿਤਿ ਗਯੋ ਧਾਮ ਕੋ _ਧਾਇ। 

ਤਰੂਨ ਪੁਰਖ ਸੋ _ਤਰੂਨਿ ਤਹ ਰਹੀ ਹੁਤੀ ਲਪਟਾਇ। ੫। 
ਮਹਾਨੰਦ ਆਵਤ _ਸੁਨ੍ਯੋ ਲਯੋ _ਗਰੇ _ਸੌ_ਲਾਇ। 

ਅਤਿ _ਬਚਿਤ੍ਰ _ਬਾਤੈ ਕਰੀ ਹਿਹਿਦੈ ਹਰਖ ਉਪਜਾਇ। ੬। 
ਕਾਨ ਦੋਊ ਗਹਿਰੇ ਗਹੇ _ਚੁੰਮਿ ਏਕ ਦ੍ਰਿਗ _ਲੀਨ। 

ਇਹ ਛਲ ਸੌ ਛਲਿ ਕੈ ਜੜਹਿ ਯਾਰ ਬਿਦਾ ਕਰਿ ਦੀਨ। ੭। 


ਸੁਵਨਨ ਕਛੁ _ਖਰਕੋ ਸੁਨੈ ਇਕ ਚਖੁ ਸਕੈ ਨ ਹੇਰਿ। 
ਪਰੋ ਸਦਾ ਮੋਰੇ ਰਹੈ ਲਹੈ ਨ ਭੇਵ ਅਧੇਰ। ੮। 


ਹੇਰਿ ਰੂਪ ਤਵ ਬਸਿ ਭਈ ਮੋ ਮਨ ਬਢ੍ਯੋ ਅਨੰਗ। 
ਚੂੰਮਿ ਨੇਤੂ ਤਾ ਤੇ ਲਯੋ ਅਤਿ ਹਿਤ ਚਿਤ ਕੇ ਸੰਗ। ੯। 


ਮਹਾਨੰਦ ਇਹ _ਬਾਤ ਸੁਨਿ ਫੂਲਿ ਗਯੋ ਮਨ ਮਾਹਿ। 
ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨ੍ਯੋ ਨਾਹਿ। _੧0। ੧। 


ਸਤਾ ਨੁਭ#ਆ ਸਤ) _8/ 505/ #ਫਲੂੰ/ 
ਦੰਹਰਾ 
ਬੈਦਿਸਾਲ ਕੋ ਭੂਪ ਤਬ ਨਿਜੁ ਸੁਤ ਦਯੋ __ਪਠਾਇ। 
ਭੋਰ ਹੋਤ ਅਪਨੇ ਨਿਕਟਿ ਬਹੁਰੋ ਲੀਯੋ ਬੁਲਾਇ। _੧। 
ਚੱਪਣਾ 
ਬੈਦਿਸਾਲ ਨ੍ਰਿਪ ਪੂਤ _ਪਠਾਯੋ। _ਭਈ ਭੋਰ ਫਿਰਿ ਪਕਰ ਮੰਗਾਯੋ। 
ਨ ੨। 


ਕਾਸਿਕਾਰ _ਕੋ__ਸਾਹਿਕ _ਜਨਿਯਤ। _ਸਹਜ _ਕਲਾ ਤਿਹ ਸੁਤਾ _ਬਖਨਿਯਤ। 
ਕੋ ਹਰਿ ਜੋਗੀ ਲੈ ਗਯੋ। ਰਾਖਤ ਏਕ ਬਿਰਛ ਮੈ ਭਯੋ। ੪। 


ਦੰਹਰਾ 


ਕਰੀ ਕਿਵਾਰੀ ਬਿਰਛ ਕੀ ਖੋਦਿ ਕਿਯੋ ਤਿਹ ਗ੍ਰੇਹ। 
ਰਾਤਿ ਦਿਵਸ ਤਾ ਕੌ ਭਜੈ ਅਧਿਕ ਬਢਾਇ ਸਨੇਹ। ੫। 


ਚਰਿਤ੍ਰ ਪਾਖਿਆਨ ੨੩ 


ਕਿਸੇ ਕੰਮ ਲਈ (ਮਹਾਨੰਦ) ਆਪਣੇ ਘਰ _ਵਲ _ਗਿਆ। ਉਥੇ (ਕਿਸੇ) ਜਵਾਨ ਪੁਰਸ਼ 
ਨਾਲ ਇਸਤਰੀ _ਕਾਮ-ਕ੍ਰੀੜਾ ਵਿਚ ਮਗਨ _ਸੀ।੫। 

(ਜਦੋਂ ਉਸ ਨੇ) ਮਹਾਨੰਦ ਨੂੰ ਆਉਂਦਿਆਂ ਸੁਣਿਆ ਤਾਂ ਗਲੇ ਨਾਲ ਲਾ ਲਿਆ ਅਤੇ 
ਮਨ ਵਿਚ ਪ੍ਰਸੰਨ ਹੋਕੇ ਬਹੁਤ _ਵਿਚਿਤ੍ਰ _(ਮਨ _ਮੋਹਣੀਆਂ) ਗੱਲਾਂ _ਕੀਤੀਆਂ।੬। 

ਕੰਨਾਂ ਨੂੰ (ਦੋਹਾਂ ਹੱਥਾਂ ਨਾਲ) ਚੰਗੀ _ਤੜ੍ਹਾਂ ਦਬ ਕੇ ਇਕ ਅੱਖ ਨੂੰ ਚੁੰਮ ਲਿਆ। ਇਸ 
ਤਰ੍ਹਾਂ ਉਸ ਮੂਰਖ ਨੂੰ (ਅੱਖਾਂ ਅਤੇ ਕੰਨਾਂ ਤੋਂ _ਅਸਮਰਥ _ਕਰ ਕੇ) ਇਸ ਛਲ ਨਾਲ ਛਲ ਕੇ 
ਯਾਰ ਨੂੰ ਵਿਦਾ ਕਰ ਦਿੱਤਾ।੭। 


(ਉਸ ਨੇ) ਕੰਨਾਂ ਨਾਲ ਖੜਕਾ ਸੁਣਿਆ, ਪਰ ਇਕ ਔਖ ਨਾਲ ਵੇਖ ਨ ਸਕਿਆ। ਉਹ 
ਅਗਿਆਨੀ ਸਦਾ ਮੇਰੇ (ਦੁਆਰ) ਉਤੇ ਪਿਆ ਰਹਿੰਦਾ ਅਤੇ ਇਸ ਭੇਦ ਨੂੰ ਨ ਸਮਝ 
ਸਰਿਆ।੮। 

(ਪਤਨੀ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ) ਰੂਪ ਵੇਖ ਕੇ ਤੇਰੇ ਵਸ ਵਿਚ ਹੋ ਗਈ ਹਾਂ 
ਅਤੇ ਮੇਰੇ ਸ਼ਰੀਰ ਵਿਚ _ਕਾਮ ਵੱਧ ਗਿਆ ਹੈ। ਇਸ ਲਈ ਚਿਤ ਵਿਚ ਅਤਿ ਅਧਿਕ ਹਿਤ 
ਕਰ ਕੇ (ਮੈਂ ਤੁਹਾਡਾ) ਨੇਤਰ ਚੁੰਮ ਲਿਆ ਹੈ।੯। 

ਮਹਾਨੰਦ ਇਹ ਗੱਲ ਸੁਣ ਕੇ ਮਨ ਵਿਚ ਬਹੁਤ ਫੁਲ ਗਿਆ ਅਤੇ ਉਸ ਨਾਲ ਬਹੁਤ 
ਅਧਿਕ ਪ੍ਰੀਤ ਕੀਤੀ, (ਪਰ _ਉਸ ਮੂਰਖ ਨੇ ਵਿਚਲੇ) ਭੇਦ ਨੂੰ ਨ _ਸਮਝਿਆ।੧0। 


/ਏਥੋ ਹੀ ਲਾਂਨਤੁੰਪ/#ਆਨ ਦੇ ਤੰਆ ਲਾਰਤੂ ਦੇ ਮਤਾਂ ਝੂਪ ਸੰਵਾਦ ਦੇ ਛੱਲੇ ਯਾਰਤ੍ਹ ਦੀ ਸਮਾਪਤੀ 
ਯਾ ਲਭ _ਹੈ/ _#/ _575/ ਚਲਦਾ/ 


ਦੰਹਰਾ 

ਤਦ ਰਾਜੇ ਨੇ ਆਪਣੇ ਪੁੱਤਰ ਨੂੰ _ਬੰਦੀਖਾਨੇ ਵਿਚ _ਭੇਜ _ਦਿੱਤਾ। ਸਵੇਰ ਹੁੰਦਿਆਂ ਹੀ 
ਫਿਰ ਆਪਣੇ ਕੋਲ ਬੁਲਾ _ਲਿਆ।੧। 
ਚੱਪਾਣ 

ਰਾਜੇ ਨੇ _ਬੈਦੀਖਾਨੇ ਵਿਚ _(ਆਪਣੇ) ਪੁੱਤਰ ਨੂੰ 
ਪਕੜ ਕੇ ਮੰਗਵਾ ਲਿਆ। ਮੌਤ੍ਰੀ ਨੇ ਰਾਜੇ ਪੂਰਤਿ ਬਚਨ 
(ਉਸ ਦੇ) ਗਮ ਨੂੰ ਦੂਰ ਕਰ ਦਿੱਤਾ ਹੋਵੇ।੨। 


ਭੇਜ 
ਕਹੇ, 


ਦੰਹਰਾ 

ਇਕ ਜੋਗੀ ਜੰਗਲ ਵਿਚ _ਬ੍ਰਿਛ ਵਿਚ ਕੁਟੀਆ ਬਣਾ ਕੇ ਰਹਿੰਦਾ ਸੀ। (ਉਹ) ਇਕ 
ਸ਼ਾਹ ਦੀ ਕੁੜੀ ਨੂੰ ਮੰਤ੍ਰ ਦੇ ਵਸ ਕਰ ਕੇ ਲੈ ਗਿਆ।੩। 
ਦੱਖਣ? 

ਇਕ ਸ਼ਾਹ _ਕਾਸਿਕਾਰ (ਦਾ ਨਿਵਾਸੀ) ਸੀ ਅਤੇ ਉਸ ਦੀ ਪੁੰਤਰੀ ਦਾ ਨਾਂ ਸਹਿਜ 
ਕਲਾ ਸੀ। ਉਸ ਨੂੰ ਜੋਗੀ ਹਰ ਕੇ ਲੈ ਗਿਆ ਅਤੇ ਇਕ ਬ੍ਰਿਛ ਵਿਚ ਟਿਕਾ ਦਿੱਤਾ।੪। 
ਦੰਹਰਾ 
ਉਸ ਵਿਚ ਇਕ ਤਾਕੀ ਵਾਲਾ ਘਰ _ਬਣਾਇਆ। ਰਾਤ ਦਿਨ 
ਸ਼ਾਹ _ਦੀ ਪੁੱਤਰੀ ਨਾਲ _ਭੋਗ-ਵਿਲਾਸ ਕਰਦਾ _ਸੀ।੫। 


ਸੀ _ਦਸਮ-ਗ੍ਰੰਥ _ਸਾਹਿਬ ਚਰਿਤ੍ਰ ਪਾਖਿਆਨ ੨੫ 


ਮਾਰਿ ਕਿਵਰਿਯਾ _ਬਿਰਛ _ਕੀ ਆਪਿ ਨਗਰ ਮੈ _ਆਇ। 
ਮਾਗਿ _ਭਿਛਾ ਨਿਸਿ ਕੇ ਸਮੈ ਰਹਤ ਤਿਸੀ ਦੂਮ ਜਾਇ। ੬। 


ਬ੍ਰਿਛ ਦੀ ਤਾਕੀ ਨੂੰ ਬੰਦ ਕਰ ਕੇ ਉਹ ਆਪ ਨਗਰ ਵਿਚ ਆ ਜਾਂਦਾ ਸੀ ਅਤੇ 
ਭਿਖਿਆ ਮੰਗ ਕੇ ਰਾਤ ਵੇਲੇ ਉਸ ਬ੍ਰਿਛ ਵਿਚ ਜਾ ਰਹਿੰਦਾ ਸੀ।੬। ਉਥੇ ਜਾ ਕੇ ਆਪਣੇ 
ਜਾਇ” ਤਹਾ ਆਪਨ ਕਰੈ _ਹਾਥਨ ਕੋ _ਤਤਕਾਰ। ਹੱਥਾਂ ਨਾਲ ਤਾੜੀ _ਵਜਾਂਦਾ _ਸੀ। ਉਸ ਦੀ ਆਵਾਜ਼ ਸੁਣ ਕੇ ਇਸਤਰੀ ਹੱਥ _ਨਾਲ _ਕਿਵਾੜ 
ਸੁਨਤ ਸਬਦ _ਤਾਕੀ _ਤਰੁਨਿ ਛੋਰਤ ਕਰਨ _ਕਿਵਾਰ। _੭। ਖੌਲ੍ਹ ਦਿੰਦੀ _ਸੀ।੭। 
ਚੱਪਣਾ ਚੱਪਣਾ 
ਐਸੀ _ਭਾਤਿ _ਨਿਤ੍ਯ ਜਡ _ਕਰੈ। ਮਧੁਰ ਮਧੁਰ ਧੁਨਿ ਬੈਨੁ _ਉਚਰੈ। 
ਰਾਜ ਕਲਾ _ਬਿਨਸੀ ਸਭ _ਗਾਵੈ। ਸਹਜ ਕਲਾ _ਬਿਨਸੀ ਨ _ਸੁਨਾਵੈ। ੮। 


(ਉਹ) ਮੂਰਖ ਨਿੱਤ ਇਸ ਤਰ੍ਹਾਂ ਕਰਦਾ _ਸੀ ਅਤੇ _ਮਿਠੀ _ਮਿਠੀ ਧੁਨ _ਨਾਲ _ਬੀਨ 
(ਵਜਾਉਂਦਾ ਹੋਇਆ ਬੋਲ) ਉਚਾਰਦਾ ਸੀ। (ਉਹ) ਗਾਉਂਦਾ ਸੀ ਕਿ ਸਾਰੀ ਰਾਜ-ਕਲਾ 


ਦੰਹਰਾ 
ਤਿਹੀ ਨਗਰ ਮੈ ਅਤਿ ਚਤੁਰ ਹੁਤੋ ਪੁਤ ਇਕ ਭੂਪ। 
ਬਲ ਗੁਨ ਬਿਕ੍ਹਮ ਇੰਦੂ ਸਮ ਸੁੰਦਰ ਕਾਮ ਸਰੂਪ। ੯। 
ਸੂਰੀ _ਆਸੁਰੀ ਕਿੰਨ੍ਹਨੀ _ਗੰਧਰਬੀ ਕਿਨ _ਮਾਹਿ। 
ਹਿੰਦੁਨੀ ਤੁਰਕਾਨੀ ਸਭੈ ਹੇਰਿ ਰੂਪ ਬਲਿ _ਜਾਹਿ। ੧0। 


ਚੱਪਲਾਂ 


ਨ੍ਹਿਪ ਸੁਤ ਤਾ ਕੇ ਪਾਛੇ ਧਾਯੋ। ਤਿਨ ਜੁਗਯਹਿ ਕਛੂ ਭੇਦ ਨ ਪਾਯੋ। 


ਜਬ ਵਹ ਜਾਇ ਬਿਰਛ ਮੈ ਬਰਿਯੋ। ਤਬ ਛਿਤ ਪਤਿ ਸੁਤ ਦੂਮ ਪਰ _ਚਰਿਯੋ। ੧੧। 


ਭਯੋ _ਪ੍ਰਾਤ ਜੋਗੀ ਪੁਰ _ਆਯੋ। _ਉਤਰਿ ਭੂਪ ਸੁਤ ਤਾਲ _ਬਜਾਯੋ। 


ਛੋਰਿ ਕਿਵਾਰ ਕੁਅਰਿ ਤਿਨ ਦੀਨੋ। ਤਾ ਸੌ ਕੁਅਰ ਭੋਗ ਦ੍ਰਿੜ ਕੀਨੋ। ੧੨। 


ਦੰਹਰਾ 
ਲੇਹਜ _ਪੇਹਜ _ਭਛ ਸੁਭ ਭੋਜਨ ਭਲੋ _ਖਵਾਇ। 
ਸੌ ਰਤਿ ਮਾਨਤ ਭਯੋ _ਹਿਹਿਦੈ ਹਰਖ ਉਪਜਾਇ। _੧੩। 
ਜੋ ਚਿਤ ਹੁਤੋ ਨ੍ਹਿਪ ਸੁਤ ਲਿਯੋ ਚੁਰਾਇ। 


ਹੋ ਬਿਰਧ ਕੁਰੂਪ ਨਿਧਨ ਜੜ ਪੈ _ਕਿਯੋ ਜਾਇ ਹੈ। ੧੫। 
ਦੰਹਰਾ 

ਸਾਹ ਸੁਤਾ ਤਾ ਸੋ _ਕਹਿਯੋ ਸੰਗ ਚਲਹੁ ਲੈ ਮੋਹਿ। 

ਭੋਗ ਕਰੋਗੀ ਜੋਗ ਤਜਿ ਅਧਿਕ ਰਿਝੈਹੋ ਤੋਹਿ। ੧੬। 


੧. “ਜਾਹਿ” 


ਕੋ 
ਦਿਨ ਤੇ ਤਿਹ ਜੋਗਿਯਹਿ ਚਿਤ ਤੇ ਦਿਯੋ ਭੁਲਾਇ। ੧੪। 


ਖ਼ਤਮ ਹੋ ਗਈ ਹੈ ਪਰ _'ਸਹਿਜ ਕਲਾ? ਨਸ਼ਟ ਨਹੀਂ ਹੋਈ, (ਇਹ ਗੱਲ) ਸੁਣਾਉਂਦਾ ਸੀ।੮। 
ਦੰਹਰਾ 

ਉਸ ਨਗਰ ਵਿਚ ਰਾਜੇ ਦਾ ਇਕ ਅਤਿ ਚਤੁਰ ਪੁੱਤਰ ਰਹਿੰਦਾ ਸੀ। ਉਹ ਬਲ, ਗੁਣ 
ਅਤੇ ਸ਼ਕਤੀ ਵਜੋਂ _ਇੰਦਰ _ਦੇ ਸਮਾਨ ਸੀ ਅਤੇ ਸੁੰਦਰਤਾ ਵਜੋਂ ਕਾਮ ਦਾ ਸਰੂਪ _ਸੀ।੯। 
ਦੇਵ-ਇਸਤਰੀਆਂ, _ਦੈੱਤ-ਇਸਤਰੀਆਂ, _ਕਿੰਨਰਾਂ ਅਤੇ _ਗੰਧਰਬਾਂ ਦੀਆਂ ਇਸਤਰੀਆਂ ਅਤੇ 
ਹਿੰਦੂਆਣੀਆਂ ਤੇ _ਮੁਸਲਮਾਣੀਆਂ, ਸਭ _ਉਸ ਦੇ ਰੂਪ ਨੂੰ ਵੇਖ ਕੇ ਕੁਰਬਾਨ ਜਾਂਦੀਆਂ ਸਨ।੧0। 
ਚੱਪਣਾ 

(ਇਕ ਦਿਨ) ਰਾਜੇ ਦਾ ਪੁੱਤਰ ਉਸ (ਜੋਗੀ) ਦੇ ਪਿਛੇ ਗਿਆ, ਪਰ ਜੋਗੀ ਨੂੰ ਉਸ 
ਕੁਝ ਵੀ ਪਤਾ ਨ ਲਗਿਆ। ਜਦ ਉਹ (ਜੋਗੀ) ਬ੍ਰਿਛ ਵਿਚ ਜਾ ਕੇ ਵੜਿਆ, ਤਦ ਰਾਜੇ 
ਲੜਕਾ _ਬ੍ਰਿਛ _ਉਤੇ ਚੜ੍ਹ _ਗਿਆ।੧੧। 

ਸਵੇਰ ਹੋਣ ਤੇ ਜੋਗੀ ਨਗਰ ਨੂੰ ਚਲਿਆ _ਗਿਆ। (ਤਦ) ਰਾਜੇ ਦੇ ਪੁੱਤਰ ਨੇ (ਬ੍ਰਿਛ 
ਤੋਂ) ਉਤਰ _ਕੇ ਤਾੜੀ ਵਜਾਈ। _ਉਸ ਇਸਤਰੀ ਨੇ _ਕਿਵਾੜ ਖੋਲ੍ਹ _ਦਿੱਤਾ। ਉਸ _ਨਾਲ ਰਾਜ 
ਕੁਮਾਰ ਨੇ ਚੰਗੀ ਤਰ੍ਹਾਂ _ਭੋਗ-ਵਿਲਾਸ _ਕੀਤਾ।੧੨। 


ਦਾ 
ਦਾ 


ਰਿ 


ਹੜ” 


(ਰਾਜ ਕੁਮਾਰ ਨੇ) ਦੁੱਧ _('ਪੇਹਜ”), _ਚਟਣੀ ਅਤੇ ਚੰਗੇ ਭੋਜਨ (ਉਸ ਇਸਤਰੀ ਨੂੰ) 
ਖਵਾਏ ਅਤੇ ਮਨ ਵਿਚ ਖ਼ੁਸ਼ੀ ਵਧਾ ਕੇ ਉਸ ਨਾਲ ਖ਼ੂਬ _ਕਾਮ-ਕ੍ਰੀੜਾ _ਕੀਤੀ।੧੩। 

ਉਸ ਇਸਤਰੀ ਦੇ ਚਿਤ ਨੂੰ ਰਾਜ ਕੁਮਾਰ ਨੇ ਚੁਰਾ ਲਿਆ। ਉਸ ਦਿਨ ਤੋਂ ਉਸ 
(ਇਸਤਰੀ) ਨੇ ਜੋਗੀ ਨੂੰ ਚਿਤ ਤੋਂ ਭੁਲਾ _ਦਿੱਤਾ।੧੪। 


੭/=ਲ 


ਚੰਗੀ (ਚੀਜ਼) ਵੇਖ਼ ਕੇ ਫਿਰ ਮਾੜੀ (ਚੀਜ਼) ਨੂੰ ਕਦੇ ਵੀ ਵੇਖਣਾ ਨਹੀਂ _ਚਾਹੀਦਾ। 
ਸਿਆਣੇ ਪੁਰਸ਼ ਨੂੰ ਪ੍ਰਾਪਤ ਕਰ ਕੇ (ਫਿਰ) ਮੂਰਖ ਨੂੰ (ਕਦੇ ਵੀ) ਯਾਦ ਨਹੀਂ _ਕਰਨਾ 
ਚਾਹੀਦਾ। _ਧਨਵਾਨ, _ਚਤੁਰ ਅਤੇ _ਜਵਾਨ (ਪੁਰਸ਼) ਨੂੰ ਪ੍ਰਾਪਤ ਕਰ _ਕੇ (ਫਿਰ ਇਸਤਰੀ) 
ਬਿਰਧ, _ਕੁਰੂਪ, _ਨਿਰਧਨ _ਅਤੇ _ਮੂਰਖ (ਪੁਰਸ਼) _ਕੋਲ _ਕਿਉਂ ਜਾਏਗੀ।੧੫। 
ਦੰਹਰ” 
ਦੀ ਪੁੱਤਰੀ ਨੇ ਉਸ (ਰਾਜ ਕੁਮਾਰ) ਨੂੰ ਕਿਹਾ ਕਿ ਮੈਨੂੰ ਨਾਲ ਲੈ ਚਲ। ਮੈਂ ਜੋਗੀ 
ਕੇ 


ਸ਼ਾਹ 
ਨੂੰ ਤਿਆਗ (ਤੇਰੇ ਨਾਲ) _ਭੋਗ-ਵਿਲਾਸ ਕਰਾਂਗੀ ਅਤੇ ਤੈਨੂੰ ਬਹੁਤ _ਰਿਝਾਵਾਂਗੀ।੧੬। 


੨੬ 


ਆਖਿ ਮੂੰਦਿ ਦੋਊ ਬੀਨ _ਬਜਾਈ। 


ਚੱਪਲਾਂ 


ਤਬ ਮੈ ਚਲੋ ਸੰਗ ਲੈ ਤੋ ਕੌ। ਜੁਗਯਹਿ ਬੋਲਿ ਮਾਨੁ ਹਿਤ ਮੋ ਕੌ 
ਆਖਿ ਮੂੰਦਿ ਦੋਊ ਬੀਨ ਬਜੈਯੈ। ਮੋਰੇ ਕਰ ਕੇ _ਤਾਲਿ _ਦਿਵੈਯੈ। _੧੭। 


ਦੰਹਰਾ 
ਅਤਿ ਰਤਿ ਕਰਿ ਤਾ ਕੋ ਲਿਯੋ ਅਪਨੇ ਹੈ ਕਰਿ ਸ੍ਹਾਰ। 


ਨਗਰ ਸਾਲ ਪੁਰ ਕੋ ਗਯੋ ਬਿਰਛ _ਕਿਵਰਿਯਹਿ ਮਾਰਿ। ੧੯। ੧। 


#ਤੁ ਨਭ# ਡਤੁ/ _੫/ _5927/ #ਫਲੰ/ 


ਸੁਨਿ ਨ੍ਰਿਪ ਰੀਝਤ ਭਯੋ ਕਹੋ ਕਹੋ ਮੁਹਿ ਤਾਤ। ੨। 
ਥੀ ਜਾਟ ਕੀ ਦੂਜੇ ਬਰੀ ਗਵਾਰ। 
ਖੇਲਿ ਅਖੇਟਕ ਨ੍ਰਿਪਤਿ ਇਕ _ਆਨਿ ਭਯੋ ਤਿਹ ਯਾਰ। ੩। 


੭/ਤਲ 
ਲੰਗ _ਚਲਾਲਾ ਕੋ ਇਕ _ਰਾਇ ਬਖਾਨਿਯੈ। 
ਮਧੁਕਰ ਸਾਹ ਸੁ ਬੀਰ ਜਗਤ ਮੈ ਜਾਨਿਯੈ। 


ਹੋ ਖੇਲਿ ਅਖੇਟਕ ਭਵਨ ਤਵਨ ਕੇ ਆਇਯੋ। ੪। 
ਦੰਹਾਰਾ 

ਖੇਲਿ ਅਖੇਟਕ _ਆਨਿ ਨ੍ਰਿਪ ਰਤਿ ਮਾਨੀ ਤਿਹ ਸੰਗ। 

ਇਹੀ ਬੀਚ ਆਵਤ ਭਯੋ ਜਾਟ ਰੀਛ ਕੈ _ਸੰਗ। ੫। 

ਜਾਟਾਵਤ _ਲਖਿ ਨ੍ਰਿਪ ਡਰਿਯੋ ਕਹਿਯੋ ਨ ਡਰਿ ਬਲਿ ਜਾਉ। 

ਤਿਹ ਦੇਖਤ ਤੁਹਿ ਕਾਢਿ ਹੋਤਾ ਕੇ ਸਿਰ ਧਰਿ ਪਾਉ। ੬। 


ਤਿਹ ਤ੍ਰਿਯ ਘਾਤ ਭਲੀ ਲਖਿ _ਪਾਈ। 
ਨ੍ਹਿਪ ਸੁਤ ਕੇ ਸੰਗ ਭੋਗ _ਕਮਾਯੋ। ਚੋਟ ਚਟਾਕਨ ਤਾਲ _ਦਿਵਾਯੋ। _੧੮। 


ਚਰਿਤ੍ਰ ਪਾਖਿਆਨ 2 

ਜੱਪਣਾ 
(ਰਾਜ ਕੁਮਾਰ ਨੇ ਕਿਹਾ ਕਿ) ਮੈਂ ਤਦ ਤੈਨੂੰ ਨਾਲ ਲੈ ਕੇ ਚਲਾਂਗਾ, ਜੇ ਮੇਰੇ ਲਈ (ਤੂੰ) 
ਜੋਗੀ ਨੂੰ ਬੁਲਾਵੇਂਗੀ। _(ਉਹ) ਦੋਵੇਂ ਅੱਖਾਂ ਬੰਦ _ਕਰ _ਕੇ _ਬੀਨ _ਵਜਾਵੇਗਾ ਅਤੇ ਮੇਰੇ _ਹੌਥੋਂ 


ਤਾਲ ਦਿਵਾਵੇ'ਗੀ।੧੭। 

(ਇਸਤਰੀ ਨੇ _ਰਾਜ ਕੁਮਾਰ ਅਨੁਸਾਰ ਹੀ ਕੰਮ _ਕੀਤਾ) ਦੋਵੇਂ ਅੱਖਾਂ ਬੰਦ ਕਰ ਕੇ 
(ਜੋਗੀ ਨੇ) ਬੀਨ _ਵਜਾਈ। _ਉਸ ਇਸਤਰੀ ਨੂੰ ਚੰਗਾ ਮੋਕਾ ਮਿਲ _ਗਿਆ। (ਉਸ ਨੇ) ਰਾਜ 
ਕੁਮਾਰ ਨਾਲ _ਭੋਗ-ਵਿਲਾਸ _ਕੀਤਾ। (ਅਤੇ ਸ਼ਰੀਰ ਦੇ ਅੰਗਾਂ ਦੇ ਪਰਸਪਰ) _ਚਟਕਣ ਦੀ 
ਧੁਨ ਨੂੰ ਤਾਲ ਵਜੋਂ _ਵਰਤਿਆ।੧੮। 
ਦੰਹਰਾ” 

(ਉਸ ਨਾਲ) ਬਹੁਤ _ਕਾਮ-ਕ੍ਰੀੜਾ ਕਰ _ਕੇ ਉਸ ਨੂੰ ਆਪਣੇ ਘੋੜੇ _ਉਤੇ ਸਵਾਰ _ਕਰ 
ਲਿਆ ਅਤੇ ਬ੍ਰਿਛ ਦਾ _ਕਿਵਾੜ ਬੰਦ _ਕਰ ਕੇ _ਸਾਲਪੁਰ ਨਗਰ _ਵਲ _ਚਲਾ__ਗਿਆ।੧੯। 


/ਟਥੋਂ ਸੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ ਪੰਜਵੇਂ ਗੰਰਤੂ ਦੀ ਸਮਘਤ 
ਭਾ ਲਭ ਹੰ/ _੪/ 52// ਚਲਦਾ? 

ਦੰਹਾਰਾ 

ਤਦ ਰਾਜੇ ਨੇ ਆਪਣੇ ਪੁੱਤਰ ਨੂੰ ਵਿਚ 
ਸਹਿਤ ਫਿਰ ਬੁਲਾ ਲਿਆ।੧। ਫਿਰ ਮੰਤ੍ਰੀ ਨੇ ਇਕ ਤ੍ਿਆ 
ਨੂੰ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ (ਅਤੇ ਕਹਿਣ ਲਗਾਂ ਬਾਰ ਕਹਿ 
ਕੇ _ਸੁਣਾਓ।੨। (ਮੰਤ੍ਰੀ ਨੇ _ਕਹਿਣਾ ਸ਼ੁਰੂ ਕੀਤਾ!) ਇਕ _ਜਟ ਦੀ ਇਸਤਰੀ ਸੀ ਅਤੇ ਦੂਜੇ 
(ਉਹ) ਮੂਰਖ ਨੂੰ ਵਿਆਹੀ ਹੋਈ _ਸੀ। ਇਕ ਰਾਜਾ ਸ਼ਿਕਾਰ ਖੇਡਦਿਆਂ ਉਸ ਦਾ ਯਾਰ ਆ 
ਬਣਿਆ।ਤ। 


੭/ਤਲ 


ਲੰਗ _ਚਲਾਲਾ (ਨਾਂ ਦੇ ਨਗਰ)ਦਾ ਇਕ ਮਧੁਕਰ ਸ਼ਾਹ ਨਾਂ ਦਾ ਬਹਾਦਰ ਰਾਜਾ 
ਜਾਣਿਆਂ ਜਾਂਦਾ ਸੀ। (ਉਸ ਨੇ) ਮਾਲ ਮਤੀ (ਨਾਂ ਦੀ) ਜਟੀ ਨਾਲ ਪ੍ਰੇਮ ਲਗਾ ਲਿਆ ਅਤੇ 
ਸ਼ਿਕਾਰ ਖੇਡਦਾ ਖੇਡਦਾ ਉਸ ਦੇ ਘਰ ਆ ਗਿਆ।੪। 


ਦੰਹਰਾ 

ਸ਼ਿਕਾਰ ਖੇਡਣ ਉਪਰੰਤ ਰਾਜੇ ਨੇ ਆ ਕੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ। ਇਸੇ ਦੌਰਾਨ 
ਰਿਛ _ਵਰਗੇ ਸਰੂਪ _ਵਾਲਾ _ਜਟ _ਆ _ਗਿਆ।੫। 

ਜਟ ਨੂੰ ਆਉਂਦਿਆਂ ਵੇਖ _ਕੇ ਰਾਜਾ ਡਰ _ਗਿਆ। (ਉਹ ਇਸਤਰੀ) ਕਹਿਣ ਲਗੀ, 
ਬਲਿਹਾਰੇ ਜਾਵਾਂ, ਡਰੋ _ਨ। ਉਸ ਦੇ ਵੇਖਦਿਆਂ ਹੀ ਉਸ ਦੇ ਸਿਰ ਤੇ (ਤੁਹਾਡਾ) ਪੈਰ ਰਖਵਾ 
ਕੇ ਤੁਹਾਨੂੰ (ਬਾਹਰ) _ਕਢ _ਦਿਆਂਗੀ।੬। 


੨੮ 


ਏਕ ਕੁਠਰਿਯਾ ਬੀਚ _ਰਾਵ ਕੋ ਰਾਖਿਯੋ। 

ਰੋਇ ਬਚਨ ਮੂਰਖ ਸੋ ਇਹ ਬਿਧਿ ਭਾਖਿਯੋ। 
ਰੈਨ ਸਸੈ ਇਕ ਬੁਰੋ ਸੁਪਨ ਮੁਹਿ ਆਇਯੋ। 

ਹੋ ਜਾਨੁਕ ਤੋ ਕਹ _ਸ੍ਯਾਮ ਭੁਜੰਗ ਚਬਾਇਯੋ। _੭। 


ਦੰਹਰਾ 
ਤਾ ਤੇ ਮੈ ਅਪਨੇ ਸਦਨ ਦਿਜਬਰ ਲਿਯੋ _ਬੁਲਾਇ। 
ਉਨ ਮੋਕੋ ਐਸੇ _ਕਹਿਯੋ ਭੇਦ ਸਕਲ _ਸਮਝਾਇ। ੮। 
ਜੋ ਕੋਊ ਨਾਰਿ ਪਤਿਬ੍ਰਤਾ ਜਾਪੁ ਜਪੈ _ਹਿਤੁ _ਲਾਇ। 
ਅਕਸ ਮਾਤੂ ਪੁਗਟੈ ਪੁਰਖ ਏਕ ਭੂਪ ਕੇ _ਭਾਇ। ੯। 


ਤੇ ਤਵ ਆਗ੍ਯਾ ਭਏ ਜਾਪੁ ਜਪਤ ਹੋ _ਜਾਇ। 
ਤੁਮਰੇ ਮਰੇ ਮੈ ਜਰਿ ਮਰੋਂ ਜਿਯੇ ਜਿਵੋ ਸੁਖੁ ਪਾਇ। ੧੧। 
ਜੌ ਹੋ ਹੋ ਸੁ ਪਤਿਬੂਤਾ ਜੋ ਮੋ ਮੈ ਸਤ ਆਇ। 
ਏਕ ਪੁਰਖ ਤਬ ਜਾਇ ਧਰਿ ਯਾ ਕੇ ਸਿਰ ਪਰਿ ਪਾਇ। ੧੨। 
ਸੁਨਤ ਬਚਨ ਰਾਜਾ _ਉਠਿਯੋ ਤਾ ਕੇ ਸਿਰ ਪਗ _ਠਾਨਿ। 
ਗਯੋ _ਪ੍ਸੰਨ੍ਯ ਮੂਰਖ ਭਯੋ ਤ੍ਰਿਯਾ _ਪਤਿਬ੍ਰਤ _ਜਾਨਿ। _੧੩। _੧। 


ਜੌ 
ਜੋ ਤੁਮ ਹੂੰ ਜੀਵਤ ਬਚੋ _ਹਮਰੋਂ ਬਚੈ _ਸੁਹਾਗ। ੧0। 
ਤਾ 


#ਤੁ ਨਭਮ' ਮਤੁ/_ ੬/ 9ਤ=/ %ਫਲਹੰ/ 


ਦੰਹਰਾ 
ਸਾਹਜਹਾਨਾਬਾਦ ਮੈ _ਏਕ ਤੁਰਕ _ਕੀ_ਨਾਰਿ। 
ਇਕ ਚਰਿਤੁ ਅਤਿ ਤਿਨ ਕਿਯੋ_ਸੋਤੁਹਿ ਕਹੋ ਸੁਧਾਰਿ। ੧। 
ਅਨਿਕ ਪੁਰਖ ਤਾ ਸੋ ਸਦਾ ਨਿਸੁ ਦਿਨ ਕੇਲ ਕਮਾਹਿ। 
ਸ੍ਹਾਨ ਹੇਰਿ ਲਾਜਤ ਤਿਨੈ ਇਕ ਆਵਹਿ ਇਕ ਜਾਹਿ। ੨। 


ਚੱਪਲਾਂ 


ਸੋ ਇਕ ਰਹੈ ਮੁਗਲ ਕੀ ਬਾਮਾ। _ਜੈਨਾਬਾਦੀ ਤਾ ਕੋ ਨਾਮਾ। 
ਬਹੁ _ਪੁਰਖਨ ਸੋ ਕੇਲ _ਕਮਾਵੈ। ਅਧਿਕ ਢੀਠ _ਨਹਿ_ਹ੍ਿਦੈ ਲਜਾਵੈ। ੩। 


ਚਰਿਤ੍ਰ ਪਾਖਿਆਨ ੨੯ 


੭/ਤਲ 


(ਉਸ ਨੇ) ਇਕ ਕੋਠੀ ਵਿਚ ਰਾਜੇ ਨੂੰ ਲੁਕਾ ਦਿੱਤਾ ਅਤੇ ਰੋਂਦੇ ਹੋਇਆਂ ਉਸ ਮੂਰਖ ਨੂੰ 


ਇਸ ਤਰ੍ਹਾਂ ਕਿਹਾ। ਰਾਤ ਵੇਲੇ ਮੈਨੂੰ ਇਕ _ਭੈੜਾ ਸੁਪਨਾ ਆਇਆ _ਸੀ। (ਇੰਜ ਲਗਦਾ ਸੀ) 
ਮਾਨੋ ਤੈਨੂੰ _ਕਾਲੇ ਨਾਗ ਨੇ _ਚਬ _ਲਿਆ ਹੋਵੇ।੭। 


ਦੰਹਰਾ” 

ਇਸ ਕਰ ਕੇ ਮੈਂ ਆਪਣੇ ਘਰ (ਇਕ) ਸ੍ਰੇਸ਼ਠ ਬ੍ਰਾਹਮਣ ਨੂੰ ਬੁਲਾਇਆ ਹੈ। ਉਸ ਨੇ 
ਮੈਨੂੰ ਸਾਰਾ ਭੇਦ ਸਮਝਾ ਕੇ ਇਸ ਤਰ੍ਹਾਂ ਕਿਹਾ ਹੈ।।੮। ਜੇ ਕੋਈ ਪਤਿਬ੍ਰਤਾ ਇਸਤਰੀ ਹਿਤ 
ਨਾਲ _ਜਾਪ _ਕਰੇ, ਤਾਂ ਅਚਾਨਕ _ਰਾਜੇ _ਵਰਗਾ ਇਕ ਪੁਰਸ਼ ਪੈਦਾ _ਹੋਵੇਗਾ।੯। 


ਜੇ ਉਹ ਪੁਰਸ਼ ਤੁਹਾਡੇ ਸਿਰ ਉਤੇ ਪੈਰ ਰਖ ਕੇ ਚਲਾ ਜਾਵੇ (ਤਾਂ ਮੇਰੇ) ਵਡੇ ਭਾਗ 
ਹੋਣਗੇ। (ਕਿਉਕਿ) ਤੁਸੀਂ ਜੀਉਂਦੇ ਬਚ _ਜਾਓਗੇ _ਅਤੇ ਮੇਰਾ ਸੁਹਾਗ ਬਚ __ਜਾਵੇਗਾ।੧0। 
ਇਸ ਲਈ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਜਾ ਕੇ ਜਾਪ ਕਰਦੀ ਹਾਂ। (ਕਿਉਂਕਿ) ਤੁਹਾਡੇ 
ਮਰਨ _ਤੇ ਮੈਂ ਸੜ ਮਰਾਂਗੀ ਅਤੇ ਜੀਉਂਦੇ ਰਹਿਣ ਤੇ ਸੁਖ ਪ੍ਰਾਪਤ _ਕਰਾਂਗੀ।੧੧। 


(ਇਸਤਰੀ ਨੇ ਕਿਹਾ) ਜੇ ਮੈਂ ਪਤਿਬੂਤਾ ਹਾਂ ਅਤੇ ਮੇਰੇ ਵਿਚ ਸਤਿ ਆਇਆ ਹੋਇਆ 
ਹੈ। ਤਦ ਇਕ ਪੁਰਸ਼ (ਪੁਗਟ ਹੋ ਕੇ) ਇਸ ਦੇ ਸਿਰ ਉਤੇ ਪੈਰ ਰਖ ਕੇ ਚਲਾ ਜਾਏ।੧੨। 
(ਇਹ) ਬਚਨ ਸੁਣਦਿਆਂ ਹੀ ਰਾਜਾ ਉਠਿਆ ਅਤੇ ਉਸ ਦੇ ਸਿਰ ਉਤੇ ਧੈਰ ਧਰ ਕੇ ਚਲਾ 
ਗਿਆ।(ਉਹ) ਮੂਰਖ ਇਸਤਰੀ ਨੂੰ _ਪਤਿਬੂਰਤ _ਜਾਣ _ਕੇ ਪ੍ਰਸੰਨ ਹੋ __ਗਿਆ।੧੩। 

/ਏਲੋਂ ਹੂੰ ਲਾਓਤੂੰਪ/ਖਆਨ ਦੇ ਤੂਆ ਯਾੰਰੇਤ੍ਹ ਦੇ ਨੰਦ ਭੂਪ ਸੰਵਾਦ ਦੇ ਛੰਦ ਯਾੰਰੇਤ੍ਹ ਦੀ ਸਆਘਤਨ 

ਤਾ ਲਭ ਹੰ/ ੬/ 5ਤ੩/ ਜਲਦਾ/ 


ਦੰਹਰਾ 
ਸ਼ਾਹਜਹਾਨਬਾਦ (ਨਾਂ ਦੇ ਨਗਰ ਵਿਚ) ਇਕ ਮੁਸਲਮਾਨ ('ਤੁਰਕ”) ਦੀ ਇਸਤਰੀ 
ਰਹਿੰਦੀ ਸੀ। ਉਸ ਨੇ ਇਕ ਵੱਡਾ ਚਰਿਤੁ ਕੀਤਾ, ਉਹੀ ਮੈਂ ਸੁਧਾਰ ਕੇ ਕਹਿੰਦਾ ਹਾਂ।੧। ਉਸ 


ਨਾਲ ਸਦਾ ਦਿਨ ਰਾਤ ਅਨੇਕ ਪੁਰਸ਼ ਕਾਮ-ਵਿਲਾਸ ਕਰਦੇ ਸਨ। ਉਨ੍ਹਾਂ `ਨੂੰ ਵੇਖ ਕੇ ਕੁੱਤੇ ਵੀ 
ਸ਼ਰਮਾਉਂਦੇ ਸਨ, ਇਕ ਆਂਦਾ ਸੀ, ਇਕ ਜਾਂਦਾ ਸੀ।੨। 
ਚੱਪਣਾ 

ਉਥੇ ਇਕ ਮੁਗ਼ਲ ਦੀ ਇਸਤਰੀ ਰਹਿੰਦੀ ਸੀ। ਉਸ ਦਾ ਨਾਮ ਜੈਨਾਬਾਦੀ ਸੀ। (ਉਹ) 
ਬਹੁਤ ਪੁਰਸ਼ਾਂ ਨਾਲ _ਕਾਮ-ਕ੍ਰੀੜਾ ਕਰਦੀ _ਸੀ। (ਉਹ) ਬਹੁਤ ਜ਼ਿਆਦਾ ਢੀਠ ਸੀ ਅਤੇ 
ਹਿਰਦੇ ਵਿਚ _ਲਜਾਉੱਦੀ ਨਹੀਂ __ਸੀ।੩। 
ਦੰਹਰਾ 

ਜਾਹਿਦ ਖਾਂ (ਨਾਂ ਦਾ ਵਿਅਕਤੀ ਉਸ ਕੋਲ) ਪਹਿਲਾਂ ਸੀ, (ਉਪਰੋਂ) ਯੂਸਫ਼ ਬੇਗ ਆ 
ਗਿਆ। (ਉਹ) ਘਬਰਾ ਕੇ ਉਠ ਖੜੋਤੀ ਅਤੇ ਉਸ ਨੂੰ ਵੈਦ ਵਜੋਂ ਠਹਿਰਾਇਆ (ਮੰਨਿਆ)।੪। 


੩ 0 


ਕ/ਭਾਤ 
ਦਾਦੁਰੀ ਚਬਾਈ ਤਾ ਕੇ _ਮੂਰਿਯੋ ਧਸਾਈ 
ਘਨੀ _ਧੇਰਿਨ ਚੁਗਾਈ ਵਾਹਿ ਜੂਤਿਨ ਕੀ ਮਾਰਿ ਕੈ। 
ਰਾਖ ਸਿਰ ਪਾਈ ਤਾ ਕੀ ਮੂੰਛੈ ਭੀ ਮੁੰਡਾਈ 
ਦੋਊ ਐਸੀ ਲੀਕੈ ਲਾਈ ਕੋਊ ਸਕੈ ਨ _ਉਚਾਰਿ _ਕੈ। 
ਗੋਦਰੀ ਡਰਾਈ ਤਾ ਤੇ ਭੀਖ ਭੀ ਮੰਗਾਈ 
ਤਿਹ ਐਸੋ ਕੈ ਚਰਿਤਰ ਤਾਹਿ ਗ੍ਰਿਹ ਤੇ ਨਿਕਾਰਿ ਕੈ। 
ਤ੍ਰਿਯ ਕੋ ਐਸੋ ਚਰਿਤ੍ਰ ਵਾਹਿ ਕੋ ਦਿਖਾਇ 
ਜਾਰ ਆਪੁ ਟਰਿ ਗਯੋ ਮਹਾ ਮੂਰਖ ਕੋ ਟਾਰਿ ਕੈ। ੮। 


ਚੱਪਲਾਂ 


ਭੀਖ ਮਾਗ _ਬਹੁਰੋ ਘਰ ਆਯੋ। ਤਹਾ ਤਵਨ ਕੋ ਦਰਸ ਨ ਪਾਯੋ। 
ਕਹ ਗਯੋ ਜਿਨ ਮੁਰ ਰੋਗ ਘਟਾਇਸ। ਯਹ ਜੜ _ਭੇਵ ਨੈਕ ਨ ਪਾਇਸ। ੯। 


ਤਬ ਅਬਲਾ ਯੌ __ਬਚਨ _ਉਚਾਰੇ। ਕਹੋ ਬਾਤ ਸੁਨੁ ਮੀਤ _ਹਮਾਰੇ। 
ਸਿਧਿ ਔਖਧ ਜਾ ਕੇ ਕਰ ਆਯੋ। ਦੈ ਤਿਨ ਬਹੁਰਿ ਨ ਦਰਸ ਦਿਖਾਯੋ। ੧0। 


ਦੰਹਰਾ 
ਮੰਤ੍ਰੀ ਔਰ _ਰਸਾਇਨੀ ਜੋ _ਭਾਗਨਿ ਮਿਲਿ _ਜਾਤ। 


ਦੈ ਔਖਧ ਤਬ ਹੀ _ਭਜੈ ਬਹੁਰਿ ਨ ਦਰਸ ਦਿਖਾਤ। ੧੧। 


ਚਰਿਤ੍ਰ ਪਾਖਿਆਨ ੩੧ 


੭/ਤਲ 


(ਉਹ) ਅਗੇ ਵੱਧ ਕੇ ਉਸ ਨੂੰ ਮਿਲੀ ਅਤੇ ਇਸ ਤਰ੍ਹਾਂ ਬਚਨ ਕੀਤਾ ਕਿ _ਮੈਂ_ ਤੁਹਾਡੇ 
ਲਈ ਹੀ ਵੈਦ ਬੁਲਾ ਰਖਿਆ ਹੈ ਲਈ (ਇਸ ਨੂੰ) ਜਲਦੀ ਬੁਲਾ ਕੇ ਇਲਾਜ _ਕਰਾਓ। 
ਕੇ 


ਹੁਣੇ ਅਰੋਗ ਹੋ ਹੀ ਘਰ ਨੂੰ 


ਦੰਹਰਾ” 

ਇਸਤਰੀ ਨੇ ਉਸ ਨੂੰ ਕਿਹਾ। ਦੌੜੇ ਆਉਣ _ਨਾਲ (ਤੁਹਾਨੂੰ) ਹੌਂਕਣੀ ਚੜ੍ਹ _ਜਾਂਦੀ ਹੈ 
ਅਤੇ ਸੁਤੇ ਹੋਇਆਂ ਲੰਬੇ ਸੁਆਸ ਆਉਂਦੇ _ਹਨ। _ਬਹੁਤ ਦੇਰ ਖੜੇ ਰਹਿਣ ਨਾਲ ਗੋਡੇ _ਦੁਖਦੇ 
ਹਨ। _ਇਹ (ਤੁਹਾਨੂੰ) ਤਿੰਨ ਪ੍ਰਕਾਰ ਦੀ ਬੀਮਾਰੀ ('ਤ੍ਰਿਦੋਖ) ਹੈ।੬। 
੭%/ਤਲ 

(ਵੈਦ ਬਣੇ ਆਦਮੀ ਨੇ ਕਿਹਾ!) ਮੈਂ ਤੁਹਾਡਾ ਇਲਾਜ ਕਰਾਂਗਾ, ਇਸ ਵਿਚ ਕੋਈ 
ਹਾਸੀ ਦੀ ਗੱਲ ਨਹੀਂ। (ਮੈਂ) ਰੋਗ ਦੇ ਅਨੁਸਾਰ ਇਲਾਜ _ਕਰਦਾ ਹਾਂ; (ਤੁਸੀਂ) ਬੁਰਾ ਨ 
ਮੰਨਣਾ। ਵੈਦ, ਦਾਈ, ਗੁਰੂ, ਮਿਤਰ ਤੋਂ (ਜੇ) ਭੇਦ ਲੁਕਾ ਲਈਏ, ਤਾਂ ਦਸੋ, ਕਿਸ ਅਗੇ ਜਾ 
ਕੇ ਆਪਣੇ ਦੁਖ ਨੂੰ _ਦਸੀਏ।੭। 


ਕਾ/ਭੱਤਾ 


(ਉਸ ਵੈਦ ਨੇ) ਉਸ ਤੋਂ ਛੱਲੀ ਚਬਵਾਈ ਅਤੇ _ਮੂਲੀ ਵੀ _ਚੜ੍ਹਵਾਈ ਅਤੇ _ਜੁਤੀਆਂ 
ਦੀ ਮਾਰ ਨਾਲ _ਬਹੁਤ _ਬਕਰੀਆ _ਚਰਵਾਈਆਂ। _ਉਸ _ਦੇ ਸਿਰ ਵਿਚ ਛਾਈ _ਪਵਾਈ, ਦੋਵੇਂ 
ਮੁੱਛਾਂ ਵੀ ਮੁਨਵਾਈਆਂ; (ਇਸ ਤਰ੍ਹਾਂ) ਉਸ ਨੂੰ ਅਜਿਹੀ ਲੀਕ ਲਗਾਈ ਕਿ ਉਸ ਦਾ ਕੋਈ 
ਬਿਆਨ ਨਹੀਂ ਕੀਤਾ ਜਾ _ਸਕਦਾ। _(ਉਸ ਨੂੰ) ਗੋਦੜੀ ਪਵਾ ਦਿੱਤੀ ਅਤੇ ਫਿਰ ਉਸ ਕੋਲੋਂ 
ਭਿਖ ਵੀ ਮੰਗਵਾਈ। ਇਸ ਤਰ੍ਹਾਂ ਦਾ ਚਰਿਤ੍ਰ _ਕੀਤਾ ਅਤੇ _ਉਸ ਨੂੰ ਘਰੋਂ ਕਢ _ਦਿੱਤਾ। 
ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਉਸ ਨੂੰ ਵਿਖਾਇਆ ਕਿ ਯਾਰ (ਜਾਹਿਦ ਖਾਂ) ਨੂੰ ਮੂਰਖ 


ਬਣਾ ਕੇ ਚਲਾ _ਗਿਆ।੮। 
ਜੱਪਣਾ 

ਜਦ ਉਹ ਭਿਖ ਮੰਗ ਕੇ ਘਰ ਆਇਆ, ਤਾਂ ਉਸ (ਵੈਦ) ਨੂੰ (ਉਥੇ) ਨ ਵੇਖਿਆ। 
(ਕਹਿਣ ਲਗਾ ਕਿ) ਜਿਸ ਨੇ ਮੇਰਾ ਰੋਗ ਘਟਾਇਆ ਸੀ, (ਉਹ) ਕਿਥੇ ਗਿਆ ਹੈ? ਉਸ 
ਮੂਰਖ ਨੇ (ਇਸ ਚਰਿਤ੍ਰ ਦਾ) ਜ਼ਰਾ ਜਿੰਨਾ ਭੇਦ ਵੀ ਨ ਪਾਇਆ।੯। 

ਤਦ (ਉਸ) ਇਸਤਰੀ ਨੇ ਇਸ ਤਰ੍ਹਾਂ ਬਚਨ _ਉਚਾਰੇ। ਹੇ ਮਿਤਰ! (ਮੈਂ) ਗੌਲ ਕਹਿੰਦੀ 
ਹਾਂ, ਸੁਣੋ। ਜਿਸ ਦੇ ਹੱਥ ਵਿਚ ਸਿੱਧ ਕੀਤੀ ਦਵਾਈ ਆ ਜਾਂਦੀ ਹੈ, ਉਹ ਉਸ ਨੂੰ ਦੇ ਕੇ ਫਿਰ 
ਸ਼ਕਲ ਨਹੀ” ਦਿਖਾਉ'ਦਾ।੧0। 
ਦੰਹਰਾ 

ਜੇ ਮੰਤ੍ਰੀ (ਮੰਤਰ ਪੜ੍ਹਨ ਵਾਲਾ) ਅਤੇ ਰਸਾਇਨੀ (ਰਸ ਨਾਲ ਦਵਾਈਆਂ ਬਣਾਉਣ ਵਾਲਾ) 
ਭਾਗਾਂ ਨਾਲ ਮਿਲ ਜਾਣ, ਤਾਂ ਦਵਾਈ ਦੇ ਕੇ ਭਜ ਜਾਂਦੇ ਹਨ; ਫਿਰ ਦਿਖਾਈ ਨਹੀਂ ਦਿੰਦੇ।੧੧। 


੩ ੨ 


੭ ੦ 


ਚੱਪਾਣ? 
ਕਹਿਯੋ ਸਤਿ ਕਰਿ ਮਾਨ੍ਯੋ। ਭੇਦ ਅਭੇਦ ਜੜ ਕਛੂ ਨ ਜਾਨ੍ਯੋ। 


ਅਧਿਕ ਸੁਨੇਹ ਸੁਧਾਰਿਯੋ। ਮੇਰੋਂ ਬਡੋ ਰੋਗ ਤ੍ਰਿਯ ਟਾਰਿਯੋ। ੧੨। ੧। 


ਮਤੁ ਨਭਨ ਸਤ? _-/ 585੫/ #ਫਰੰ/ 
ਦੰਹਰਾ 
ਸਹਰ _ਅਕਬਰਾਬਾਦ ਮੈ ਤ੍ਰਿਯਾ _ਕ੍ਰਿਯਾ _ਕੀ _ਹੀਨ। 
ਮੰਤ੍ਰ ਜੰਤਰ ਅਰੁ ਤੰਤੁ ਸਭ ਤਿਨ ਮੈ ਅਧਿਕ ਪੁਬੀਨ। ੧। 
ਸੀ ਅਨੁਰਾਗ _ਮਤੀ _ਕੁਅਰਿ ਲੋਗ _ਬਖਾਨਹਿ _ਤਾਹਿ। 
ਸੁਰੀ ਆਸੁਰੀ ਕਿੰਨ੍ਹਨੀ ਰੀਝਿ ਰਹਤ ਲਖਿ ਵਾਹਿ। ੨। 
%7ਤਲ 
ਬਹੁ _ਪੁਰਖਨ ਸੋ ਬਾਲ ਸਦਾ ਰਤਿ ਮਾਨਈ। 
ਕਾਹੂ ਕੀ ਨਹਿ ਲਾਜ ਹ੍ਿਦੈ ਮੈ ਆਨਈ। 
ਸੈਯਦ ਸੇਖ _ਪਠਾਨ ਮੁਗਲ ਬਹੁ _ਆਵਈ। 
ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ। ੩। 
ਦੰਹਾਰਾ 
ਐਸੇ ਹੀ ਤਾ ਸੌ ਸਭੈ ਨਿਤਿਪ੍ਰਤਿ ਭੋਗ _ਕਮਾਹਿ। 
ਬਰਿਯਾ _ਅਪਨੀ ਆਪਨੀ ਇਕ _ਆਵੈ ਇਕ _ਜਾਹਿ। ੪੧ 
ਪ੍ਰਥਮ ਪਹਰ _ਸੈਯਦ ਰਮੈ ਸੇਖ ਦੂਸਰੇ ਆਨਿ। 
ਤ੍ਰਿਤਿਯ ਪਹਰ _ਮੁਗਲਾਵਈ ਚੌਥੇ _ਪਹਰ _ਪਠਾਨ। _੫। 


ਘਣ? 


ਰੀ 


ਭੂਲ _ਪਠਾਨ _ਪੂਥਮ _ਹੀ _ਆਯੋ। _ਪੁਨਿ ਸੈਯਦ ਮੁਖਿ ਆਨਿ ਦਿਖਾਯੋ। 

ਲੈ ਸੁ ਪਠਾਨ ਖਾਟ ਤਰ ਦੀਨੋ। ਸੈਯਦਹਿ ਲਾਇ ਗਰੇ ਸੌ ਲੀਨੋ। ੬। 

ਸੇਖ ਸੈਯਦ ਕੇ ਪਾਛੇ ਆਯੋ। _ਘਾਸ _ਬਿਥੈ ਸੈਯਦਹਿ _ਛਪਾਯੋ”। 

ਤਬ ਲੌ ਮੁਗਲ ਆਇ ਹੀ ਗਯੋ। ਸੇਖਹਿ ਡਾਰਿ ਗੋਨਿ ਮਹਿ ਦੀਯੋ। ੭। 


ਦੰਹਰਾ 
ਤਿਹ ਪਾਛੇ ਕੁਟਵਾਰ ਕੇ ਗਏ _ਪਯਾਦੇ ਆਇ। 
ਤੁਰਤੁ _ਕੁਠਰਿਯਾ _ਨਾਜ ਕੀ _ਮੁਗਲਹਿ ਦਯੋ __ਦੁਰਾਇ। ੮। 
ਘੇਰਿ ਪਯਾਦਨ ਜਬ _ਲਈ _ਰਹਿਯੋ ਨ ਕਛੂ _ਉਪਾਇ। 
ਨਿਕਸਿ ਆਪੁ ਠਾਢੀ ਭਈ ਗ੍ਰਿਹ ਕੌ ਆਗਿ ਲਗਾਇ। ੯। 
ਦੁਹੂੰ ਹਾਥ _ਪੀਟਤ ਭਈ _ਜਰਿਯੋ ਜਰਿਯੋ ਗ੍ਰਿਹ _ਭਾਖਿ। 
ਵੈ ਚਾਰੋਂ ਤਾ ਮੈ ਜਰੇ ਕਿਨਹੂੰ ਨ ਹੇਰੀ ਰਾਖਿ। ੧0। ੧। 


#ਤੁ ਲਭਮ ਸਤ/ _੮/ 5੫%/ ਆਫਲੂੰ/ 


੧. 'ਛਪ ਪਾਯੋ? ੨. 'ਦਯੋ” 


ਚਰਿਤ੍ਰ ਪਾਖਿਆਨ ੩੩ 


(ਉਸ ਨੇ) ਉਸ (ਇਸਤਰੀ) ਦਾ ਕਿਹਾ ਸਚ ਕਰ ਕੇ ਮੰਨਿਆ ਅਤੇ ਮੂਰਖ ਨੇ ਭੇਦ ਅਭੇਦ 
ਬਾਰੇ ਕੁਝ ਨ ਜਾਣਿਆ। ਉਸ ਨਾਲ ਹੋਰ ਅਧਿਕ ਪ੍ਰੇਮ ਵਧਾ ਲਿਆ (ਕਿਉਂਕਿ ਉਸ) ਇਸਤਰੀ ਨੇ 
ਮੇਰਾ ਵੱਡਾ ਰੋਗ ਦੂਰ ਕਰ ਦਿੱਤਾ ਹੈ।੧੨। 

/ਏਲੋਂ ਹੂੰ ਯਾਰਤੂੰਪ/ਮਆਨ ਦੇ ਤੁ ਲਾਰੇਤਹ ਦੇ ਮੰਤ ੂਘ ਸੰਵਾਦ ਦੋ ਸੱਤਵੇ' ਯੰਰਤ੍ਹ ਦੀ ਨਨਾਪਤੀ 

ਅੜਾ ਲਭ ਹ/ _-/ 58੫/ ਚਲਦਾ/ 
ਦੰਹਰਾ 

ਅਕਬਰਾਬਾਦ ਨਗਰ _ਵਿਚ _ਇਕ _ਚਰਿਤ੍ਹੀਨ ਇਸਤਰੀ (ਰਹਿੰਦੀ) ਸੀ। (ਉਹ) ਸਭ 
ਤਰ੍ਹਾਂ ਦੇ ਮੰਤ੍ਰ, ਜੰਤੂ _ਅਤੇ ਤੰਤਰ ਵਿਚ _ਬਹੁਤ ਪ੍ਰਬੀਨ ਸੀ।੧। ਉਹ ਕੁੰਵਰੀ ਨੂੰ ਲੋਕੀਂ ਸੀ 
ਦੇ ਸਨ। ਉਸ ਨੂੰ ਵੇਖ ਕੇ ਸੁਰੀ (ਦੇਵ ਇਸਤਰੀ), _ਅਸੁਰੀ, _ਕਿੰਨਰ 
ਰੀਝ _ ਪੈਂਦੀਆਂ _ਸਨ।੨। 


ਨਰ 
ਰਹ 


੭%/ਤਲ 

(ਉਹ) ਇਸਤਰੀ ਬਹੁਤ ਪੁਰਸ਼ਾਂ _ਨਾਲ _ਸਦਾ _ਕਾਮ-ਕ੍ਰੀੜਾ ਕਰਦੀ _ਸੀ। ਹਿਰਦੇ ਵਿਚ 
ਕਿਸੇ ਦੀ ਵੀ ਸ਼ਰਮ ਹਯਾ ਨਹੀਂ ਲਿਆਉਂਦੀ ਸੀ। (ਉਸ ਪਾਸ) ਸੋਯਦ, ਸ਼ੇਖ, _ਪਠਾਨ ਅਤੇ 
ਮੁਗਲ ਬਹੁਤ ਆਉਂਦੇ ਸਨ ਅਤੇ _ਉਸ ਨਾਲ _ਭੋਗ-ਵਿਲਾਸ ਕਰ ਕੇ ਫਿਰ ਘਰ _ਪਰਤਦੇ 
ਸਨ।ਤ। 
ਦੰਹਰਾ” 

ਇਸ ਤਰ੍ਹਾਂ ਉਸ ਨਾਲ ਸਾਰੇ ਨਿੱਤ _ਭੋਗ-ਵਿਲਾਸ _ਕਰਦੇ _ਸਨ। ਆਪਣੀ ਆਪਣੀ 
ਵਾਰੀ ਨਾਲ ਇਕ ਆਉਂਦਾ ਸੀ ਅਤੇ ਇਕ ਜਾਂਦਾ ਸੀ।੪8। ਪਹਿਲੇ ਪਹਿਰ ਵਿਚ _ਸੌਯਦ 
ਰਮਣ ਕਰਦਾ ਸੀ ਅਤੇ ਦੂਜੇ ਪਹਿਰ ਸ਼ੇਖ ਆ ਜਾਂਦਾ ਸੀ। ਤੀਜੇ ਪਹਿਰ ਮੁਗਲ ਆ ਜਾਂਦਾ 
ਸੀ ਅਤੇ ਚੌਥੇ ਪਹਿਰ _ਪਠਾਨ (ਆ ਜਾਂਦਾ ਸੀ)।੫। 
ਚੱਪਲਾਂ 

(ਇਕ ਵਾਰ) ਪਠਾਨ ਭੂਲ ਕੇ ਪਹਿਲਾਂ ਹੀ ਆ ਗਿਆ। ਫਿਰ ਸੱਯਦ ਨੇ ਵੀ ਆ ਕੇ 
ਸ਼ਕਲ _ਵਿਖਾਈ। (ਉਸ ਨੇ) ਪਠਾਨ ਨੂੰ ਮੌਜੀ ਹੇਠਾਂ ਕਰ ਦਿੱਤਾ ਅਤੇ _ਸੌਯਦ ਨੂੰ ਗਲੇ ਨਾਲ 
ਲਗਾ _ਲਿਆ।੬। ਸ਼ੇਖ _ਸੌਯਦ ਦੇ ਪਿਛੋਂ ਆ _ਗਿਆ। (ਇਸਤਰੀ ਨੇ) ਸੌਯਦ ਨੂੰ ਘਾਹ ਵਿਚ 
ਲੁਕਾ ਦਿੱਤਾ। ਤਦ ਤਕ ਮੁਗ਼ਲ ਵੀ ਆ ਗਿਆ। (ਤਾਂ) ਸ਼ੇਖ ਨੂੰ ਇਕ ਬੋਰੀ ('ਗੋਨਿ”) ਵਿਚ 
ਪਾ _ਦਿੱਤਾ।੭। 
ਦੰਹਰ” 

ਉਸ ਪਿਛੋਂ _ਕੋਤਵਾਲ ਦੇ ਪਿਆਦੇ ਆ ਗਏ। (ਤਾਂ ਉਸ ਇਸਤਰੀ ਨੇ) ਜਲਦੀ ਹੀ 
ਮੁਗਲ ਨੂੰ ਅਨਾਜ ਦੀ ਕੋਠੀ ਵਿਚ ਛੁਪਾ ਦਿੱਤਾ।੮। ਜਦ _(ਉਸ ਇਸਤਰੀ ਨੂੰ) ਪਿਆਦਿਆਂ 


ਨੇ ਘੇਰ ਲਿਆ ਅਤੇ ਕੋਈ ਉਪਾ ਬਾਕੀ ਨ ਰਿਹਾ। (ਤਾਂ ਉਹ) ਘਰ ਨੂੰ ਅੱਗ ਲਗਾ ਕੇ ਆਪ 
ਬਾਹਰ ਆ ਖੜੋਤੀ।੯। “ਘਰ _ਸੜ ਗਿਆ, ਘਰ ਸੜ ਗਿਆ” ਕਹਿ ਕੇ (ਉਹ) ਦੋਹਾਂ ਹੱਥਾਂ 
ਨਾਲ ਪਿਟਣ ਲਗੀ। ਉਸ (ਮਕਾਨ) ਵਿਚ ਚਾਰੇ ਸੜ ਕੇ ਮਰ ਗਏ ਅਤੇ ਉਨ੍ਹਾਂ ਦੀ ਰਾਖ ਵੀ 
ਕਿਸੇ ਨੇ ਨ ਵੇਖੀ।੧0। 
/ਏਥੋਂ ਨੂੰ ਗਰਤੂੰਪ/#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ਅੱਠਵੇਂ ਅਸੇਆ/ਏ' ਦੀ ਸਮਧਤਨ 
ਭਾ ਲਭ ਹ/ ੮/ 5੫੫/ ਚਲਦਾ/ 


ਸੀ _ਦਸਮ-ਗ੍ਰੰਥ _ਸਾਹਿਬ 
ਦੰਹਰਾ 
ਸਹਰ ਲਹੌਰ ਬਿਖੈ ਹੁਤੀ ਏਕ _ਬਹੁਰਿਯਾ _ਸਾਹ। 


ਕਮਲ _ਨਿਰਖਿ ਲੋਚਨ _ਜਲਤ _ਹੇਰਿ _ਲਜਤ ਮੁਖ _ਮਾਹ। _੧। 


ਚੱਪਲਾਂ 


ਸੀ ਜਗਜੋਤਿ ਮਤੀ ਤਿਹ ਨਾਮਾ। ਜਾ ਸਮ ਔਰ ਨ ਜਗ ਮੋ ਬਾਮਾ। 
ਅਧਿਕ _ਤਰੁਨ ਕੀ ਪੁਭਾ _ਬ਼ਿਰਾਜੈ। ਲਖਿ ਤਾ ਕੌ ਤੜਿਤਾ ਤਨ ਲਾਜੈ। ੨। 


ਦੰਹਰਾ 
ਇਕ ਰਾਜਾ ਅਟਕਤ ਭਯੋ _ਨਿਰਖਿ ਤਰਨਿ ਕੇ _ਅੰਗ। 
ਰਤਿ ਮਾਨੀ ਰੁਚਿ ਮਾਨਿ ਕੈ ਅਤਿ ਹਿਤ ਚਿਤ ਕੈ ਸੰਗ। ੩। 


ਸੋ ਨ੍ਰਿਪ ਪਰ ਅਟਕਤ ਭਈ ਨਿਤਿ ਗ੍ਰਿਹ ਲੇਤ _ਬੁਲਾਇ। 
ਚਿਤੁਕਲਾ ਇਕ _ਸਹਚਰੀ ਤਿਹ ਗ੍ਰਿਹ ਤਾਹਿ ਪਠਾਇ। _੪। 
ਚਿਤ੍ਰਕਲਾ ਜੋ _ਸਹਚਰੀ ਸੋ _ਨ੍ਰਿਪ ਰੂਪ _ਨਿਹਾਰਿ। 


ਚ 


ਗਿਰੀ ਮੂਰਛਨਾ ਹ੍ਹੈ ਧਰਨਿ ਹਰ ਅਰਿ ਸਰ _ਗਯੋ_ਮਾਰਿ। ੫। 


ਚੱਪਲਾਂ 


ਉਠਤ ਬਚਨ ਨ੍ਰਿਪ ਸਾਥ _ਉਚਾਰੇ। ਆਜੁ _ਭਜੋ ਮੁਹਿ ਰਾਜ ਪਿਆਰੇ। 
ਹੇਰਿ ਤੁਮੈ ਹਰ ਅਰਿ ਬਸ ਭਈ। ਮੋਹ ਕਹ ਬਿਸਰਿ ਸਕਲ ਸੁਧਿ ਗਈ। ੬। 


ਦਾਹਰਾ 
ਸੁਨਤ ਬਚਨ ਨ੍ਰਿਪ ਨ _ਕਰਿਯੋ ਤਾ ਸੋ ਭੋਗ ਬਨਾਇ। 
ਸੰਗ ਲ੍ਯਾਇ ਇਹ ਖਾਇ ਰਿਸਿ ਕਹਿਯੋ ਸਾਹ ਸੌ ਜਾਇ। ੭। 


ਲਖਿਯੋ ਤਵਨ ਤ੍ਰਿਯ _ਭੇਦ ਅਧਿਕ ਦੁਖ _ਪਾਇਯੋ। 
ਮੋਰਿ ਨਿਰਖਿ ਪਤਿ ਨ੍ਰਿਪ ਕੋ ਜਿਯ ਤੇ ਮਾਰਿ ਹੈ। 


੮ 


ਹੋਤਾ ਪਾਛੇ ਹਮਹੂੰ ਕੌ ਤੁਰਤ ਸੈਘਾਰਿ ਹੈ। ੮। 


ਚਰਿਤ੍ਰ ਪਾਖਿਆਨ ੩੫ 


ਦੰਹਰਾ 

ਲਾਹੌਰ ਨਗਰ _ਵਿਚ ਇਕ ਸ਼ਾਹ ਦੀ ਇਸਤਰੀ ਰਹਿੰਦੀ ਸੀ, (ਜਿਸ ਦੀਆਂ) ਅੱਖਾਂ ਨੂੰ 
ਵੇਖ ਕੇ ਕਮਲ ਫੁਲ ਸੜਦਾ (ਖਿਝਦਾ) ਸੀ ਅਤੇ ਮੁਖ ਨੂੰ ਵੇਖ ਕੇ ਚੰਦੁਮਾ (ਮਾਹ?) ਸ਼ਰਮਿੰਦਾ 
ਹੁੰਦਾ ਸੀ।੧। 
ਜੱਪਣਾ 

ਉਸ ਦਾ ਨਾਂ ਜਗਜੋਤਿ ਮਤੀ _ਸੀ। _ਉਸ _ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ 
ਨਹੀਂ _ਸੀ। (ਉਸ ਦੀ ਇਤਨੀ) ਅਧਿਕ ਪੁਭਾਵਸ਼ਾਲੀ ਸੁੰਦਰਤਾ ਸੀ (ਕਿ) ਉਸ ਨੂੰ ਵੇਖ ਕੇ 
ਬਿਜਲੀ ਤਕ _ਸ਼ਰਮਿੰਦੀ ਹੁੰਦੀ ਸੀ।੨। 
ਦੰਹਰਾ 

(ਉਸ) ਇਸਤਰੀ ਦੇ ਸ਼ਰੀਰ ('ਅੰਗ”) ਨੂੰ ਵੇਖ ਕੇ ਇਕ ਰਾਜਾ ਅਟਕ ਗਿਆ 
(ਅਰਥਾਤ[ਮੋਹਿਤ ਹੋ __ਗਿਆ)। (ਉਸ ਨੇ) ਬਹੁਤ ਹਿਤ ਚਿਤ ਸਹਿਤ ਉਸ ਨਾਲ ਰੁਚੀ 
ਪੂਰਵਕ ਪ੍ਰੇਮ-ਕ੍ਰੀੜਾ _ਕੀਤੀ।੩। 

ਉਹ ਵੀ ਰਾਜੇ ਪ੍ਰਤਿ ਮੋਹਿਤ ਹੋ ਗਈ ਅਤੇ ਰੋਜ਼ ਉਸ ਨੂੰ ਘਰ ਸਦ ਲੈਂਦੀ। ਚਿਤ੍ਰਕਲਾ 
ਨਾਂ ਦੀ ਇਕ ਸਖੀ ਨੂੰ ਉਸ ਦੇ ਘਰ ਭੇਜ ਦਿੰਦੀ।੪। 

ਜੋ _ਚਿਤ੍ਰਕਲਾ ਸਖੀ ਸੀ ਉਹ ਰਾਜੇ ਦਾ ਰੂਪ ਵੇਖ ਕੇ ਬੇਹੋਸ਼ ਹੋ _ਕੇ ਧਰਤੀ ਉਤੇ ਡਿਗ 
ਪਈ। (ਕਿਉਂਕਿ ਉਸ ਨੂੰ) ਸ਼ਿਵ ਦਾ ਵੈਰੀ (ਕਾਮ ਦੇਵ) ਤੀਰ ਮਾਰ ਗਿਆ ਸੀ।੫। 
ਚੱਪਣਾ 

(ਹੋਸ਼ ਵਿਚ ਆ ਕੇ) ਉਠਦਿਆਂ ਹੀ (ਉਸ ਨੇ) ਰਾਜੇ ਨੂੰ ਕਿਹਾ! ਹੇ ਪਿਆਰੇ ਰਾਜਨ! 
ਅਜ (ਤੁਸੀਂ) ਮੇਰੇ ਨਾਲ _ਭੋਗ-ਵਿਲਾਸ ਕਰੋਂ। (ਮੈਂ) ਤੁਹਾਨੂੰ ਵੇਖ ਕੇ ਕਾਮ ਦੇਵ (ਸ਼ਿਵ ਦੇ 
ਵੈਰੀ) ਦੇ ਵਸ ਵਿਚ ਹੋ ਗਈ ਹਾਂ। ਮੈਨੂੰ ਸਾਰੀ ਸੁਧ ਬੁਧ ਭੁਲ ਗਈ ਹੈ।੬। 
ਦੰਹਰਾ 

(ਉਸ ਦੇ ਬੋਲ) ਸੁਣ ਕੇ ਰਾਜੇ ਨੇ ਉਸ ਨਾਲ ਭੋਗ-ਵਿਲਾਸ ਨ _ਕੀਤਾ। (ਸਖੀ ਨੇ) 
ਗੁੱਸਾ ਖਾ ਕੇ ਉਸ ਨੂੰ (ਜਗਜੋਤਿ ਮਤੀ ਦੇ ਘਰ) ਆਪਣੇ ਨਾਲ ਲਿਆਉਂਦਾ (ਅਤੇ ਉਧਰ) 
ਸ਼ਾਹ ਨੂੰ ਜਾ ਕੇ ਦਸ ਦਿੱਤਾ।੭। 


੭%/ਤਲ 
ਉਸ ਦੀ ਗੱਲ ਸੁਣ ਕੇ ਸ਼ਾਹ ਤੁਰਤ ਘਰ ਆ ਗਿਆ। (ਉਹ) ਉਸ ਇਸਤਰੀ ਦੇ 
ਭੇਦ ਨੂੰ ਵੇਖ ਕੇ ਬਹੁਤ ਦੁਖੀ ਹੋਇਆ। (ਇਸਤਰੀ ਨੇ ਮਨ ਵਿਚ ਵਿਚਾਰ ਕੀਤਾ ਕਿ) ਮੇਰਾ 
ਪਤੀ ਵੇਖ ਕੇ ਰਾਜੇ ਨੂੰ ਜਾਨੋ ਮਾਰ _ਦੇਵੇਗਾ। _ਉਸ ਪਿਛੋਂ ਮੈਨੂੰ ਵੀ ਤੁਰਤ ਮਾਰ _ਦੇਵੇਗਾ।੮। 

ਦੰਹਰਾ” 
ਇਸ ਤੋਂ ਪਹਿਲਾਂ ਰਾਜੇ (ਨੂੰ ਬਚਾਉਣ ਲਈ) ਕੋਈ ਜਲਦੀ _ਉਪਾ ਕਰਨਾ _ਚਾਹੀਦਾ 
ਰਾਜੇ ਨੂੰ ) ਚੌਗੀ ਤੜ੍ਹਾਂ ਭੋਜਨ _ਕਰਾ ਕੇ ਜੀਉਂਦੇ ਜੀ ਘਰੋ ਕਢ ਦੇਣਾ 
ਚਾਹੀਦਾ ਹੈ।੯। ਉਸ ਨੇ (ਰਾਜੇ) ਨੂੰ ਇਕ _ਚਟਾਈ ਵਿਚ ਲਪੇਟ ਕੇ ਦੀਵਾਰ ਨਾਲ _ਲਗਾ 
ਉਹ ਸ਼ਾਹ ਨੰ 


੩ ੬ 


ਬਹੁਰਿ ਬਚਨ ਤਾ ਕੋ ਇਹ ਭਾਤਿ ਸੁਨਾਇਯੋ। 

ਭਰਿ ਮੇਵਾ ਕੀ ਮੁਠਿ ਯਾ ਸਫ ਮੋ ਡਾਰਿਯੈ। 

ਹੋ ਪਰੇ ਜੀਤਿਬੈ ਦਾਵ ਪਰੇ ਬਿਨੁ _ਹਾਰਿਯੈ। _੧੧। 

ਦੰਹਰਾ 

ਮੇਵਾ ਸਾਹੁਨਿ ਸਾਹੁ ਲੈ ਤਿਹ ਸਫ ਭੀਤਰਿ ਡਾਰਿ। 
ਖਾਹਿ _ਨ੍ਰਿਪਤਿ ਤੂ ਭਛ ਸੁਭ ਐਸੇ _ਕਹਿਯੋ _ਸੁਧਾਰਿ। ੧੨। 
ਸੁਨਤ ਸਾਹੁ _ਚਮਕ੍ਯੋ ਬਚਨ _ਤ੍ਰਿਯ ਕੌ __ਕਹਿਯੋ __ਰਿਸਾਇ। 
ਤੈ ਮੁਹਿ ਕ੍ਯੋ ਰਾਜਾ _ਕਹਿਯੋ ਮੋਕਹੁ ਬਾਤ _ਬਤਾਇ। _੧੩। 
ਧਾਮ ਰਹਤ ਤੋਰੇ ਸੁਖੀ ਤੋਂ ਸੌ ਨੇਹੁ ਬਢਾਇ। 

ਤਾ ਤੇ ਮੈ ਰਾਜਾ ਕਹਿਯੋ ਮੇਰੇ ਤੁਮ ਹੀ ਰਾਇ। ੧੪। 


ਰੀਝ ਗਯੋ ਜੜ ਬਾਤ ਸੁਨਿ ਭੇਦ ਨ ਸਕਿਯੋ ਪਛਾਨਿ। 
ਤੁਰਤਿ ਗਯੋ _ਹਾਟੈ ਸੁ ਉਠਿ ਅਧਿਕ ਪ੍ਰੀਤਿ ਮਨ ਮਾਨਿ। ੧੫। 
ਸਾਹੁ ਗਏ ਤ੍ਰਿਯ ਸਾਹ ਕੀ ਨ੍ਰਿਪ ਕੋ ਦਯੋ ਨਿਕਾਰਿ। 
ਸੁਨਤ ਬਾਤ ਅਤਿ ਕੋਪ ਕੈ ਅਧਿਕ ਲੌਡਿਯਹਿ ਮਾਰਿ। ੧੬। ੧। 


ਸਤ ਸਭਆ ਸਤ/ _੯/ 5੭5/ #ਫਹਹੰ/ 
ਦੰਹਰਾ 
ਤਵਨ ਲੌਡਿਯਹਿ ਸਾਹੁ _ਤ੍ਰਿਯ ਮਾਰੀ ਜੋ ਰਿਸਿ _ਖਾਇ। 
ਕਿਯ ਚਰਿਤਰ ਤਿਨ ਮੰਤ੍ਰਿਯਨ ਨ੍ਰਿਪ ਸੋ _ਕਹਿਯੋ ਸੁਨਾਇ। _੧। 


ਚੱਪਲਾਂ 


ਚੋਟਨ ਲਗੇ ਰੋਹ ਮਨ ਆਨੋ। ਜਾਇ ਸੈਯਦ ਸੋ _ਕਰਿਯੋ ਯਰਾਨੋ। 
ਨਿਤ ਤਿਹ ਅਪਨੇ ਸਦਨ _ਬੁਲਾਵੈ। ਸਾਹੁ ਤ੍ਰਿਯਾ ਕੋ _ਦਰਬੁ _ਲੁਟਾਵੈ। ੨। 


ਦੰਹਰਾ 
ਸਾਹੁ ਤ੍ਰਿਯਾ ਕੀ ਖਾਟ ਪਰ ਇਕ ਦਿਨ ਤਾਹਿ ਸਵਾਇ। 
ਸਾਹੁ ਤ੍ਰਿਯਾ ਸੋ_ਅਗਮਨੈ _ਕਹਿਯੋ ਬਚਨ ਸੌ ਜਾਇ। ੩। 
ਤਵਨੈ ਨ੍ਰਿਪ ਤੁਅ ਹਿਤ ਪਰਿਯੋ _ਬੇਗਿ ਬੁਲਾਵਤ ਤੋਹਿ। 
ਚਲੋ ਅਬੈ ਉਠਿ ਤੁਮ ਤਹਾ ਬਾਤ ਸੁਵਨ ਧਰਿ ਮੋਹਿ। ੪। 


ਨ੍ਹਿਪ ਠਾਢੋ _ਹੇਰੈ ਤੁਮੈ ਤੁਮਰੇ ਅਤਿ ਹਿਤ ਪਾਗਿ। 

ਬੇਗਿ ਚਲੋ ਉਠਿ ਤਹਾ ਤੁਮ ਜਹਾ ਬਰਤੁ ਹੈ ਆਗਿ। ੫। 
ਸੁਨਤ ਬਚਨ _ਤ੍ਰਿਯ ਤਹ ਚਲੀ _ਕਹਿਯੋ_ਨ੍ਰਿਪਤਿ ਸੋ_ਧਾਇ। 
ਸੋਇ ਯਾਰ ਤੁਮਰੀ ਰਹੀ ਗਹੋ ਚਰਨ ਦੋਊ ਜਾਇ। ੬। 


ਚਰਿਤ੍ਰ ਪਾਖਿਆਨ ੩੭ 
%7ਤਲ਼ 


ਉਸ ਨੇ ਸ਼ਾਹ ਨੂੰ ਚੰਗਾ ਭੋਜਨ _ਖਵਾਇਆ। _ਫਿਰ _ਉਸ _ਨਾਲ _ਇਸ ਤਰ੍ਹਾਂ ਬਚਨ 
ਕੀਤਾ। (ਕਿ) ਮੇਵੇ ਦੀ (ਇਕ) ਮੁਠ ਭਰ ਕੇ ਇਸ ਚਟਾਈ ਵਿਚ ਪਾਓ। (ਮੇਵੇ ਦੀ ਮੁਠ) ਪੈਣ 
ਨਾਲ _ਦਾਉ ਜਿਤ ਜਾਉਗੇ, ਨ ਧੈਣ ਨਾਲ _ਹਾਰ _ਜਾਉਗੇ।੧੧। 


ਦੰਹਰਾ 

(ਉਸ) ਸ਼ਾਹਣੀ ਤੋਂ ਮੇਵਾ ਲੈ ਕੇ ਸ਼ਾਹ ਨੇ ਉਸ ਚਟਾਈ ਵਿਚ ਪਾਇਆ। (ਤਾਂ ਇਸਤਰੀ 
ਨੇ) ਸੁਧਾਰ ਕੇ ਇੰਜ ਕਿਹਾ! ਹੇ ਰਾਜਨ! ਤੁਸੀਂ ਚੰਗੀ ਤਰ੍ਹਾਂ _ਖਾਓ।੧੨। (ਇਸਤਰੀ ਦਾ) 
ਬੋਲ ਸੁਣ ਕੇ ਸ਼ਾਹ ਭੜਕ ਪਿਆ ਅਤੇ ਕ੍ਰੋਧਿਤ ਹੋ ਕੇ ਇਸਤਰੀ ਨੂੰ ਕਿਹਾ! ਤੂੰ ਮੈਨੂੰ ਰਾਜਾ 
ਕਿਉਂ ਕਿਹਾ ਹੈ, ਮੈਨੂੰ (ਸਾਰੀ) ਗੱਲ _ਦਸ।੧੩। (ਇਸਤਰੀ ਨੇ ਕਿਹਾ) ਮੈਂ ਤੇਰੇ ਨਾਲ ਪ੍ਰੇਮ 
ਵਧਾ ਕੇ ਤੇਰੇ ਘਰ _ਵਿਚ ਸੁਖ ਪੂਰਵਕ ਰਹਿੰਦੀ ਹਾਂ। ਇਸ ਲਈ ਮੈਂ ਰਾਜਾ” ਕਿਹਾ ਹੈ 
(ਕਿਉਂਕਿ) ਤੁਸੀਂ ਹੀ ਮੇਰੇ ਰਾਜਾ _ਹੋ।੧੪। 

(ਉਹ) ਮੂਰਖ ਗੱਲ ਸੁਣ ਕੇ ਪ੍ਰਸੰਨ ਹੋ ਗਿਆ, ਪਰ ਭੇਦ (ਦੀ ਗੱਲ) ਨੂੰ ਨ ਸਮਝ 
ਸਕਿਆ। ਮਨ ਵਿਚ ਅਧਿਕ ਪ੍ਰੀਤ ਵਧਾ ਕੇ ਉਹ ਤੁਰਤ ਉਠ ਕੇ ਦੁਕਾਨ ਉਤੇ ਚਲਾ 
ਗਿਆ।੧੫। ਸ਼ਾਹ ਦੇ ਜਾਂਦਿਆਂ ਹੀ (ਉਸ) ਸ਼ਾਹ ਦੀ ਇਸਤਰੀ ਨੇ ਰਾਜੇ ਨੂੰ ਬਾਹਰ _ਕਢ 
ਦਿੱਤਾ। (ਸਾਰੀ) ਗੱਲ ਸੁਣ ਕੇ ਅਤੇ ਬਹੁਤ ਕ੍ਰੋਧਵਾਨ ਹੋ ਕੇ (ਇਸਤਰੀ ਨੇ) ਲੌਂਡੀ ਨੂੰ ਬਹੁਤ 
ਮਾਰਿਆ।੧੬। 

/ਏਲੋਂ ਹੂੰ ਲਾਓਤੂੰਪ/ਖਆਨ ਦੇ ਤੂੰ ਯਾੰਰੇਤ੍ਹ ਦੇ ਨੰਟਹਂ ਭੂਪ ਸੰਵਾਦ ਦੇ ਨੌਂਦੇ' ਯੰਰੇਤ੍ਰ ਦੀ ਸਆਘਤਨ 

ਭਾ ਲਭ ਹ/ €੯/ 5੭5/ ਚਲਦਾ/ 
ਦੰਹਰਾ 

ਉਸ ਲੌਂਡੀ ਨੇ, ਜਿਸ ਨੂੰ ਸ਼ਾਹ ਦੀ ਇਸਤਰੀ ਨੇ ਕ੍ਰੋਧਿਤ ਹੋ ਕੇ ਮਾਰਿਆ ਸੀ, ਚਰਿਤ੍ਰ 
ਕੀਤਾ (ਜੋ) ਮੰਤਰੀਆਂ ਨੇ ਰਾਜੇ _(ਚਿਤੁ _ਸਿੰਘ) ਨੂੰ ਕਹਿ ਸੁਣਾਇਆ।੧। 
ਚੱਪਣਾ 

ਸੱਟਾਂ ਵਜਣ ਨਾਲ (ਲੌਂਡੀ ਦੇ) ਮਨ ਵਿਚ ਕ੍ਰੋਧ ਆਇਆ। (ਉਸ ਨੇ ਇਕ) ਸੌਯਦ 
ਨਾਲ _ਯਾਰਾਨਾ ਗੰਢ _ਲਿਆ। _ਉਸ ਨੂੰ ਨਿੱਤ ਆਪਣੇ ਘਰ _ਬੁਲਾ ਲੈਂਦੀ ਅਤੇ ਸ਼ਾਹ ਦੀ 
ਇਸਤਰੀ ਦਾ ਧੰਨ ਲੂਟਾ ਦਿੰਦੀ।੨। 


ਵਿਚ ਅਧਿਕ _ਗਰਕਿਆ ਰਾਜਾ ਤੈਨੂੰ _ਖੜੋਤਾ ਵੇਖ ਰਿਹਾ ਹੈ। ਤੂੰ ਉਥੇ 
(ਪ੍ਰੇਮ ਦੀ) ਔਗ ਬਲ ਰਹੀ ਹੈ।੫। ਬਚਨ ਸੁਣ ਕੇ (ਸ਼ਾਹ ਦੀ) ਇਸਤਰੀ 
) ਭਜ ਕੇ ਰਾਜੇ ਨੂੰ ਕਿਹਾ ਕਿ ਤੇਰੀ ਯਾਰ ਸੁਤੀ ਪਈ ਹੈ, (ਉਸ 
ਦੋਵੇਂ ਪੈਰ ਫੜ _ਲਵੋ।੬। 


੩੮ 


ਸੀ _ਦਸਮ-ਗ੍ਰੰਥ _ਸਾਹਿਬ 


ਆਪੁ _ਅਗਮਨੇ _ਦੌਰਿ ਕੈ _ਸੈਯਦਹਿ _ਕਹਿਯੋ _ਸੁਨਾਇ। 

ਗਹਿ ਕ੍ਰਿਪਾਨ ਜਾਗਤ ਰਹੋ ਜਿਨਿ ਨ _ਗਹੈ ਕੋਊ ਆਇ। ੭। 

ਚੋਰ _ਜਰਾਵਤ ਆਗਿ ਜਹ ਤਹ ਤ੍ਰਿਯ ਪਹੁਚੀ ਜਾਇ। 

ਲੂਟਿ ਕੂਟਿ ਤਾ ਕੌ ਦਿਯੋ ਗਹਿਰੇ ਗੜੇ ਦਬਾਇ। ੮। 
੭%7ਤਲ 

ਚਰਨ _ਛੁਅਨ ਦੋਊ ਕਾਲ ਪ੍ਰੇਰਿ ਨ੍ਰਿਪ ਆਨਿਯੋ। 

ਚਿਤ੍ਰ _ਕਲਾ ਕੋ ਬਚਨ ਸਤਿ ਕਰ ਮਾਨਿਯੋ। 

ਉਠਤ ਤੇਗ ਕੋ ਤਬ ਬਿਨ ਘਾਵ ਪ੍ਰਹਾਰਿਯੋ। 

ਹੋ _ਸੁਘਰ ਸਿੰਘ ਰਾਜਾ ਕੋ ਹਨਿ ਹੀ _ਡਾਰਿਯੋ। ੯। 
ਦੰਹਾਰਾ 

ਸਾਹੁ _ਬਧੂ _ਚੋਰਨ ਹਨੀ ਸੈਯਦ ਨ੍ਰਿਪ ਕੌ _ਘਾਇ। 

ਤਵਨ ਲੌਡਿਯਹਿ ਲੈ ਗਯੋ ਅਪਨੇ ਸਦਨ _ਬਨਾਇ। _੧0। 

ਤ੍ਰਿਯਹਿ ਨ ਅੰਤਰ ਦੀਜਿਯੈ ਤਾ ਕੋ ਲੀਜੈ _ਭੇਦ। 

ਬਹੁ _ਪੁਰਖਨ ਕੇ ਕਰਤ ਹੈ ਹਿਰਦੈ ਚੰਚਲਾ ਛੇਦ। _੧੧। 

ਚਿਤ ਤ੍ਰਿਯ ਕੋ ਹਰਿ ਲੀਜਿਯੈ ਤਾਹਿ ਨ ਦੀਜੈ ਚਿਤ। 

ਨਿਤਪੁਤਿ _ਤਾਹਿ _ਰਿਝਾਇਯੈ ਦੈ ਦੈ _ਅਗਨਿਤ _ਬਿਤ। _੧੨। 

ਗੰਧੂਬ ਜਛ ਭੁਜੰਗ ਗਨ ਨਰ _ਬਪੁਰੇ ਕਿਨ ਮਾਹਿ। 

ਦੇਵ _ਅਦੇਵ ਤ੍ਰਿਯਾਨ ਕੇ _ਭੇਵ ਪਛਾਨਤ _ਨਾਹਿ। _੧੩। ੧। 


/ਏਤਾ ਹੀ ਯਾਰਤ੍ਹਂ ਪਲੂਯਾਨੋ /ਤੇਯਾ ਲਾਰੜੰ ਮਹਾ ਡੂਪ ਸੰਲਾਦੇ ਦਸ਼#_ ਲਾਠਤ੍ਹ ਜ਼ਮਪਤਨਆ 


ਮਤੁ _ਸ਼ਠਮ ਸ਼ਤ/ _59/ 5੮8/ %ਫਰੰ/ 
ਦੰਹਰਾ 

ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ। 
ਸਭਾ ਬਿਖੈ _ਭਾਖਤ ਭਯੋ _ਦਸਮੀ' ਕਥਾ _ਸੁਨਾਇ। ੧। 
ਬਨਿਯਾ ਏਕ _ਪਿਸੌਰ ਮੈ ਤਾਹਿ ਕੁਕ੍ਰਿਆ ਨਾਰਿ। 
ਤਾਹਿ ਮਾਰਿ ਤਾ ਸੌ ਜਰੀ ਸੋ ਮੈ ਕਹੋ ਸੁਧਾਰਿ। ੨। 
ਬਨਿਕ _ਬਨਿਜ ਕੇ ਹਿਤ ਗਯੋ ਤਾ ਤੇ ਰਹਿਯੋ ਨ ਜਾਇ। 
ਏਕ ਪੁਰਖ _ਰਾਖਤ ਭਈ ਅਪੁਨੇ ਧਾਮ _ਬੁਲਾਇ। _੩। 
ਰੈਨਿ ਦਿਵਸ ਤਾ ਸੌ ਰਮੈ ਜਬ ਸੁਤ ਭੂਖੋ ਹੋਇ। 
ਪਰੀਤ ਮਾਤ ਲਖਿ ਦੁਗਧ ਹਿਤ ਦੇਤ ਉਚ ਸੁਰ ਰੋਇ। ੪। 


ਚੱਪਲਾਂ 


ਜਬ ਸੁਤ ਭੂਖੋ ਹੋਇ ਪੁਕਾਰੈ। ਤਬ ਮੁਖ ਸੌ_ਯੌ ਜਾਰ ਉਚਾਰੈ। 
ਤ੍ਰਿਯ ਯਾ ਕੋ ਤੁਮ ਚੁਪਨ ਕਰਾਵੋ। ਹਮਰੇ ਚਿਤ ਕੋ _ਸੋਕ ਮਿਟਾਵੋ। ੫। 


੧. ਆਰੈਭ ਵਿਚ _'ਦੇਵੀ ਉਸਤਤ” ਦੇ ਅਧਿਆਇ ਨੂੰ “ਇਕ” ਅੰਕ ਦੇਣ ਨਾਲ ਪੁਸ਼ਪਿਕਾ ਵਿਚਲਾ ਚਰਿਤੁ ਅੰਕ 


ਚਰਿਤ੍ਰ ਪਾਖਿਆਨ ੩੯ 


(ਦਾਸੀ ਨੇ) ਆਪ ਪਹਿਲਾਂ ਹੀ ਦੌੜ ਕੇ _ਸੌਯਦ ਨੂੰ ਕਹਿ ਕੇ ਸੁਣਾਇਆ। (ਕਿ) 
ਤਲਵਾਰ ਪਕੜ _ਕੇ ਜਾਗਦੇ ਰਹਿਣਾ, ਮਤਾਂ ਕੋਈ ਆ ਕੇ (ਤੈਨੂੰ) ਪਕੜ ਨ ਲਵੇ।੭। ਜਿਥੇ 
ਚੋਰ ਅੱਗ _ਬਾਲੀ ਬੈਠੇ ਸਨ, ਉਥੇ (ਸ਼ਾਹ ਦੀ) ਇਸਤਰੀ ਜਾ _ਪਹੁੰਚੀ। (ਚੋਰਾਂ ਨੇ) ਉਸ ਨੂੰ 
ਲੁਟ ਖਸੁਟ ਕੇ ਡੂੰਘੇ ਟੋਏ ਵਿਚ ਦਬਾ ਦਿੱਤਾ।੮। 
੭%#ਤਾਲ਼ 

(ਸ਼ਾਹ ਦੀ ਇਸਤਰੀ ਦੇ) ਦੋਹਾਂ ਪੈਰਾਂ ਨੂੰ ਛੋਹਣ ਲਈ _ਕਾਲ ਦਾ ਪ੍ਰੇਰਿਆ ਹੋਇਆ 
ਰਾਜਾ (ਉਥੇ) ਆਇਆ। (ਉਸ ਨੇ) ਚਿਤ੍ਰ ਕਲਾ (ਦਾਸੀ) ਦਾ ਬਚਨ ਸਚ _ਕਰ ਕੇ ਮੰਨਿਆ। 
(ਸੋਯਦ ਨੇ) ਉਠਦਿਆਂ ਹੀ ਬਿਨਾ (ਸੋਚਿਆ) ਤਲਵਾਰ ਦਾ ਵਾਰ ਕਰ ਕੇ _ਘਾਓ ਕੀਤਾ ਅਤੇ 
ਸੁਘਰ ਸਿੰਘ (ਨਾਂ ਦੇ) ਰਾਜੇ ਨੂੰ ਮਾਰ ਦਿੱਤਾ।੯। 
ਦੰਹਰਾ 

ਸ਼ਾਹ ਦੀ ਇਸਤਰੀ ਨੂੰ ਚੋਰਾਂ ਨੇ ਮਾਰ ਦਿੱਤਾ ਅਤੇ ਸੌਯਦ ਨੇ ਰਾਜੇ ਨੂੰ ਮਾਰ ਕੇ ਉਸ 
ਦਾਸੀ ਨੂੰ ਚੰਗੀ ਤਰ੍ਹਾਂ ਆਪਣੇ ਘਰ ਨੂੰ ਲੈ ਗਿਆ।੧0। (ਕਦੇ ਵੀ) ਇਸਤਰੀ ਨੂੰ ਭੇਦ ਨਹੀਂ 


॥੨੧ 


ਦੇਣਾ ਚਾਹੀਦਾ, (ਪਰ) ਉਸ ਦਾ ਭੇਦ ਲੈ ਲੈਣਾ ਚਾਹੀਦਾ ਹੈ। (ਇਹ) ਇਸਤਰੀਆਂ ('ਚੰਚਲਾ”) 
ਬਹੁਤ ਪੁਰਸ਼ਾਂ ਦੇ _ਹਿਰਦੇ ਨੂੰ _ਵਿੰਨ੍ਹ ਦਿੰਦੀਆਂ _ਹਨ।੧੧। 

ਇਸਤਰੀ ਦੇ ਚਿਤ ਨੂੰ ਭਾਵੇਂ ਹਰ ਲਵੋ, (ਪਰ) ਉਸ ਨੂੰ (ਕਦੇ ਵੀ) ਚਿਤ ਨ ਦਿਓ। 
(ਉਸ ਨੂੰ) ਹਰ ਰੋਜ਼ ਬੇਹਿਸਾਬ ਧਨ ਦੇ ਕੇ ਪ੍ਰਸੰਨ ਰਖੋ।੧੨। _ਗੰਧਰਬ, _ਯਕਸ਼, ਭੁਜੰਗ, ਗਣ, 
ਦੇਵਤੇ ਅਤੇ ਦੈੱਤ, ਕੋਈ ਵੀ ਇਸਤਰੀ ਦੇ ਭੇਦ ਨੂੰ ਨਹੀਂ ਪਾ ਸਕਿਆ, ਫਿਰ ਆਦਮੀ 
ਵਿਚਾਰਾ ਕੀ ਹੈ।੧੩। 

/ਏਲੋਂ ਹਾੰ ਯਾਰਤੁੰਪ/ੰਨਆਨ ਦੇ ਤੁੰਆ ਰੇਤ ਦੇ #ੰਹਾੰ ਭੂਪ ਸੰਵਾਦ ਦੇ ਟਸਵੇ” ਲਾਰੇਤੂ` ਦੀ ਸਆਪਤਨ 

ਭਾ ਲਭ _ਹੀ/ 5$?/ 5੮8/ ਚਲਦਾ? 

ਦੰਹਰਾ 

ਫਿਰ ਮੰਤ੍ਰੀ ਨੇ ਸ੍ਰੇਸ਼ਠ ਰਾਜੇ ਨੂੰ ਭੇਦ ਸਮਝਾਇਆ। (ਅਤੇ) ਸਭਾ ਵਿਚ ਦਸਵੀਂ ਕਥਾ 
ਬਣਾ ਕੇ ਸੁਣਾਈ।੧। ਪਿਸ਼ੌਰ ਵਿਚ ਇਕ ਬਨੀਆ ਸੀ ਜਿਸ ਦੀ (ਇਕ) _ਬਦਚਲਨ 
ਇਸਤਰੀ _ਸੀ। _ਉਹ ਉਸ ਨੂੰ ਮਾਰ ਕੇ ਉਸ ਨਾਲ ਸੜ ਮੋਈ। ਉਸ ਨੂੰ ਮੈਂ ਸੰਵਾਰ ਕੇ 
ਕਹਿੰਦਾ ਹਾਂ।੨। 

ਬਨੀਆ _ਵਪਾਰ ਲਈ (ਬਾਹਰ) ਗਿਆ (ਪਰ ਪਿਛੋਂ) ਉਸ (ਇਸਤਰੀ) ਤੋਂ (ਆਪਣੇ 
ਆਪ ਨੂੰ) ਸੰਭਾਲਿਆ ਨ _ਗਿਆ। ਆਪਣੇ ਘਰ ਵਿਚ ਇਕ ਪੁਰਸ਼ ਬੁਲਾ ਕੇ ਰਖ 
ਲਿਆ।੩। (ਉਹ) ਦਿਨ ਰਾਤ ਉਸ ਨਾਲ _ਰਮਣ ਕਰਦੀ ਸੀ। ਜਦ (ਉਸ ਦਾ) ਪੁੱਤਰ 
ਭੁਖਾ ਹੁੰਦਾ, ਤਾਂ ਮਾਤਾ ਦੀ ਪ੍ਰੀਤ ਵੇਖ ਕੇ ਦੁੱਧ ਲਈ ਉੱਚੀ ਆਵਾਜ਼ _ਵਿਚ _ਰੋਂਦਾ।੪। 
ਚੱਪਣਾ 

ਜਦ ਪੁੱਤਰ ਭੁਖਾ ਹੋ ਕੇ (ਮਾਤਾ ਨੂੰ) ਪੁਕਾਰਦਾ ਤਦ (ਆਪਣੇ) ਮੁਖ ਤੋਂ _ਯਾਰ ਇਸ 
ਤਰ੍ਹਾਂ ਕਹਿੰਦਾ! ਹੇ ਇਸਤਰੀ! ਤੂੰ ਇਸ ਨੂੰ ਚੁਪ ਕਰਾ ਅਤੇ (ਇਸ ਤਰ੍ਹਾਂ) ਮੇਰੇ ਮਨ ਦਾ ਦੁਖ 
ਦੂਰ _ਕਰ।੫। 


੪0 


ਸੀ _ਦਸਮ-ਗ੍ਰੰਥ _ਸਾਹਿਬ 


ਉਠਿ _ਅਸਥਨ ਤਾ ਕੋ ਤਿਨ ਦਯੋ। ਲੈ ਅਸਥਨ ਚੁਪ ਬਾਲ ਨ ਭਯੋ। 
ਨਿਜ ਸੁਤ ਕੋ ਨਿਜੁ ਕਰਨ _ਸੰਘਾਰਿਯੋ। ਆਨਿ ਮਿਤ੍ਰ ਕੋ _ਸੋਕ _ਨਿਵਾਰਿਯੋ। ੬। 


ਬਾਲ ਰਹਤ ਚੁਪ ਜਾਰ ਉਚਾਰੋ। ਅਬ ਕ੍ਯੋ ਨ ਰੋਵਤ ਬਾਲ ਤਿਹਾਰੋ। 
ਤਬ ਤਿਨ ਬਚਨ _ਤਰੁਨਿ ਯੌ _ਭਾਖਿਯੋ। ਤਵ ਹਿਤ ਮਾਰਿ ਪੂਤ ਮੈਂ _ਰਾਖਿਯੋ। _੭। 


ਦੰਹਾਰਾ 
ਜਾਰ _ਬਚਨ _ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ। 
ਤਾ ਤ੍ਰਿਯ ਕੀ ਨਿੰਦ੍ਯਾ ਕਰੀ ਬਾਲ ਚਰਿਤ ਮੁਖਿ ਆਨਿ। ੮। 
ਜਾਰ ਜਬੈ ਐਸੇ ਕ੍ਯੋ _ਨਿਰਖ _ਤਰੁਨਿ ਕੀ ਓਰ। 
ਤਾਹਿ ਤੁਰਤ ਮਾਰਤ ਭਈ ਹਿਿਦੈ ਕਟਾਰੀ ਘੋਰ। ੯। 
ਪੁਤੂ ਔਰ ਤਿਹ ਜਾਰ ਕੋ ਇਕ ਕੋਨਾ ਮੈ ਜਾਇ। 
ਮਰਦ _ਏਕ _ਲਗਿ _ਭੂਮਿ _ਖਨਿ ਦੁਹੂੰਅਨ ਦਯੋ _ਦਬਾਇ। _੧0। 
ਅਤਿਥ ਏਕ ਤਿਹ ਘਰ ਹੁਤੋ ਤਿਨ ਸਭ _ਚਰਿਤ ਨਿਹਾਰਿ। 
ਬਨਿਕ ਮਿਤ੍ਰ ਤਾ ਕੋ ਹੁਤੋ ਤਾ ਸੋ ਕਹਿਯੋ ਸੁਧਾਰਿ। ੧੧। 
ਦੱਖਣ? 
ਬਚਨ ਸੁਨਤ _ਬਨਿਯੋ ਘਰ _ਆਯੋ। ਤਾ ਤ੍ਰਿਯ ਸੋ ਯੋ 
ਜੋ ਗ੍ਰਿਹ ਕੋਨਾ ਖੋਦਿ ਦਿਖੈ ਹੈ। ਤਬ ਤੋ ਕੌ ਪਤਿ ਧਾਮ ਬਸੈ ਹੈ। ੧੨। 
੭%7ਤਲ 
ਜਬ ਤਾ ਤ੍ਰਿਯਾ ਸੋ _ਬਨਿਕ ਬਚਨ ਯੋ _ਭਾਖਿਯੋ। 
ਤਮਕਿ ਤੇਗ ਕੀ ਦਈ ਮਾਰਿ ਹੀ ਰਾਖਿਯੋ। 
ਕਾਟਿ ਮੂੰਡ ਤਾ ਕੋ ਇਹ ਭਾਤਿ ਉਚਾਰਿਯੋ। 
ਹੋ ਲੂਟਿ ਚੋਰ ਲੈ ਗਏ ਧਾਮ ਇਹ ਮਾਰਿਯੋ। ੧੩। 
ਦੰਹਰਾ 
ਪਤਿ _ਮਾਰਿਯੋ ਸੁਤ _ਮਾਰਿਯੋ ਧਨ ਲੈ ਗਏ ਚੁਰਾਇ। 
ਤਾ ਪਾਛੈ _ਮੈਹੂੰ _ਜਰੌ ਢੋਲ ਮ੍ਰਿਦੰਗ ਬਜਾਇ। _੧੪। 
ਭਯੋ ਪ੍ਰਾਤ ਚੜਿ ਚਿਖਾ ਧੈ ਚਲੀ ਜਰਨ ਕੇ _ਕਾਜ। 
ਲੋਗ _ਤਮਾਸੇ ਕੌ ਚਲੇ ਲੈ ਲਕਰਿਨ ਕੋ _ਸਾਜ। _੧੫। 
ਸੁਨਤ _ਸੋਰ ਲੋਗਨ _ਕੋ__ਬਾਜਤ ਢੋਲ ਮਿਰਿਦੰਗ। 
ਲਖ੍ਯੋ ਹੁਤੋ ਜੌਨੇ _ਅਤਿਥ ਵਹੈ _ਚਲਿਯੋ ਹੈ _ਸੰਗ। _੧੬। 
ਚੱਪਣ? 
ਸੋਊ ਅਤੀਤ ਸੰਗ ਹੂੰ ਚਲੋ। ਦੇਖੋ ਜੌਨ _ਤਮਾਸੋ _ਭਲੋ। 
ਤਿਨ ਤਾ ਸੋ ਯੌ ਬਚਨ ਉਚਾਰੋ। ਸੁਨੋ ਨਾਰਿ ਤੁਮ ਕਹਿਯੋ _ਹਮਾਰੋ। _੧੭। 


ਚਰਿਤ੍ਰ ਪਾਖਿਆਨ ੪੧ 


(ਉਸ ਨੇ) ਉਠ ਕੇ ਉਸ ਨੂੰ ਥਣ ਚੁੰਘਾਇਆ। ਬਣ ਲੈ ਕੇ ਵੀ ਬੌਚਾ ਚੁਪ ਨ ਹੋਇਆ। 
ਆਪਣੇ ਹੱਥਾਂ ਨਾਲ (ਉਸ ਨੇ) ਆਪਣੇ ਪੁੱਤਰ ਨੂੰ ਮਾਰ ਦਿੱਤਾ (ਅਤੇ) ਆ ਕੇ ਮਿਤਰ ਦਾ 
ਦੁਖ ਦੂਰ _ਕਰ _ਦਿੱਤਾ।੬। 

ਬਾਲਕ ਦੇ ਚੁਪ ਰਹਿਣ ਤੇ ਯਾਰ ਨੇ ਕਿਹਾ ਹੁਣ ਤੇਰਾ ਬਾਲਕ _ਕਿਉਂ ਨਹੀਂ _ਰੋਂਦਾ। 
ਤਦ ਉਸ ਪਤਿ ਇਸਤਰੀ ਨੇ ਇਸ ਤਰ੍ਹਾਂ ਬਚਨ _ਕੀਤਾ। ਮੈਂ ਤੇਰੇ ਮੇਰੇ ਲਈ (ਆਪਣੇ) ਪੁੱਤਰ 
ਨੂੰ ਮਾਰ ਦਿੱਤਾ ਹੈ।੭। 
ਦੰਹਰਾ” 

ਯਾਰ (ਇਸਤਰੀ ਦਾ) ਬਚਨ ਸੁਣ ਕੇ ਮਨ ਵਿਚ ਡਰ ਕੇ ਬਹੁਤ ਭੈਭੀਤ ਹੋ __ਗਿਆ। 
(ਅਤੇ) ਉਸ ਨੇ ਇਸਤਰੀ ਦੇ ਬਾਲਕ ਨਾਲ ਕੀਤੇ ਚਰਿਤ੍ਰ _ਦੀ_ ਮੂੰਹ ਤੋਂ ਨਿੰਦਿਆ ਕੀਤੀ।੮। 
ਜਦ ਯਾਰ ਨੇ ਇਸਤਰੀ ਵਲ ਵੇਖ ਕੇ ਇਸ ਤਰ੍ਹਾਂ ਕਿਹਾ! (ਤਾਂ ਉਸ ਨੇ) ਭਿਆਨਕ _ਕਟਾਰ 
ਉਸ ਦੇ ਹਿਰਦੇ ਵਿਚ _ਖਬੋਂ ਕੇ ਮਾਰ ਦਿੱਤਾ।੯। 

ਉਸ ਨੂੰ (ਘਰ ਦੇ) ਇਕ ਕੋਨੇ ਵਿਚ ਲੈ ਗਈ ਅਤੇ ਇਕ ਮਰਦ 
ਦੋਹਾਂ ਨੂੰ (ਉਸ ਵਿਚ) ਦਬਾ ਦਿੱਤਾ।੧0। ਉਸ ਘਰ ਵਿਚ ਇਕ 
(ਇਹ) ਸਾਰਾ _ਚਰਿਤੁ _ਵੇਖਿਆ ਸੀ। _ਬਨੀਆ ਉਸ ਦਾ 


ਘ ਤੂ ਕੈ 


ਹ੍ 
ਬੋ 
ਪਰ 
੨੩੬ 
ਕੀ 
9 2” 


(ਅਤਿਥ ਦੇ) ਬਚਨ ਸੁਣ ਕੇ ਬਨੀਆ ਘਰ ਆਇਆ। ਉਸ ਨੇ 
ਤਰ੍ਹਾਂ ਕਿਹਾ। ਜੇ (ਤੂੰ) ਘਰ ਦਾ ਕੋਨਾ ਪੁਟ ਕੇ ਵਿਖਾ, ਤਦ ਹੀ ਤੇਰਾ ਘਰ 
ਵਸੇੋਗਾ।੧੨। 


੭/ਤਲ 


ਜਦ ਉਸ _ਬਨੀਏ ਨੇ ਇਸਤਰੀ ਨੂੰ ਇਸ ਤਰ੍ਹਾਂ ਬਚਨ _ਕਿਹਾ। (ਤਾਂ) ਕ੍ਰੋਧਿਤ ਹੋ ਕੇ 
(ਉਸ ਨੂੰ) ਤਲਵਾਰ ਨਾਲ ਮਾਰ _ਦਿੱਤਾ। ਉਸ ਦਾ ਸਿਰ ਕਟ ਕੇ ਇਸ ਤਰ੍ਹਾਂ ਕਿਹਾ (ਕਿ) 
ਚੋਰ ਘਰ ਨੂੰ ਲੁਟ ਕੇ ਲੈ ਗਏ ਹਨ (ਅਤੇ ਇਸ ਨੂੰ) ਮਾਰ ਗਏ _ਹਨ।੧੩। 
ਦੰਹਰਾ 

(ਚੋਰਾਂ ਨੇ ਮੇਰਾ) ਪਤੀ ਮਾਰ ਦਿੱਤਾ, ਪੁੱਤਰ ਮਾਰ ਦਿੱਤਾ 
ਗਏ। ਮੈਂ ਵੀ ਢੋਲ ਅਤੇ ਮਿਦੰਗ ਵਜਾ ਕੇ ਉਸ ਦੇ ਪਿਛੇ 
ਹੋਵਾਂਗੀ)।੧੪। _ਸਵੇਰ ਹੁੰਦਿਆਂ ਹੀ (ਉਹ) ਚਿਖਾ ਉਤੇ ਚੜ੍ਹ _ਕੇ ਸੜਨ _ਲਈ ਤੁਰ _ਪਈ। 
ਲੋਕੀਂ ਤਮਾਸ਼ਾ ਵੇਖਣ ਲਈ _ਲਕੜੀਆਂ ਆਦਿ ਲੈ ਕੇ ਚਲ ਪਏ।੧੫। ਲੋਕਾਂ ਦੇ ਸ਼ੋਰ ਅਤੇ 
ਢੋਲ _ਮਿਰਿਦੰਗ ਦੇ _ਵਜਣ (ਤੋਂ ਪੈਦਾ ਹੋਣ ਵਾਲੀ ਆਵਾਜ਼ ਨੂੰ) ਸੁਣ ਕੇ ਉਹ ਅਤਿਥ ਵੀ 
ਨਾਲ ਚਲ ਪਿਆ (ਜਿਸ ਨੇ ਇਹ ਘਟਨਾ) ਵੇਖੀ _ਸੀ।੧੬। 
ਚੱਪਣਾ 

ਉਹ _ਅਤਿਥ ਵੀ ਨਾਲ ਨਾਲ ਚਲ _ਪਿਆ (ਅਤੇ ਸੋਚਣ ਲਗਾ ਕਿ) ਇਹ ਤਮਾਸ਼ਾ 
ਚੰਗੀ ਤਰ੍ਹਾਂ ਵੇਖਿਆ ਜਾਏ। ਉਸ ਨੇ ਉਸ (ਇਸਤਰੀ ਪ੍ਰਤਿ) ਕਿਹਾ--(ਕਿ) ਹੇ ਨਾਰੀ! ਤੂੰ 
ਮੇਰਾ ਬਚਨ _ਸੁਣ।੧੭। 


ਸੀ _ਦਸਮ-ਗ੍ਰੰਥ _ਸਾਹਿਬ ਚਰਿਤ੍ਰ ਪਾਖਿਆਨ ੪੩ 


ਦੰਹਰਾ ਦੰਹਰਾ 
ਵਹ ਕਾ ਕਿਯ ਵਹੁ ਕਾ ਕਿਯੋ ਇਹ ਕਾ ਕਿਯਸ ਕੁਕਾਇ। (ਇਸਤਰੀ ਨੇ ਕਿਹਾ) ਉਹ ਕੀ ਕੀਤਾ, ਉਹ ਕੀ ਕੀਤਾ, ਇਹ ਕੀ_ਮਾੜਾ ਕੰਮ ਕੀਤਾ। 
ਕਹਿਯ ਜੋ ਤੁਮ ਆਗੇ ਕਹਤ ਤੇਰਉ ਕਰਤ _ਉਪਾਇ। ੧੮ ਇਹ ਜੋ ਤੂੰ ਕਿਹਾ ਹੈ, ਜੇ (ਮੈਨੂੰ) ਪਹਿਲਾਂ ਕਹਿੰਦਾ ਤਾਂ ਤੇਰੇ (ਵੀ ਮਾਰਨ ਦਾ) ਉਪਾ ਕਰ 
ਸਦੀ ਪੀਰੀ ਤੀ ਹਦ ਪਤ ਰੀ ਤੀ ਦਿੰਦੀ। ੧੮। (ਉਸ ਨੇ) ਪੁੱਤਰ ਮਾਰਿਆ, ਮਿਤਰ ਮਾਰਿਆ ਅਤੇ ਆਪਣੇ ਹੱਥ ਨਾਲ ਪਤੀ ਨੂੰ 
ਤਿਹ ਪਾਛੈ ਆਪਨ ਜਰੀ ਢੋਲ _ਮ੍ਰਦੰਗ _ਬਜਾਇ। _੧੯। ਵੀ _ਮਾਰਿਆ। ਉਸ ਤੋਂ ਬਾਦ ਆਪ ਢੋਲ ਮਿਰਿਦੰਗ ਵਜਾ ਕੇ ਸੜ _ਮੋਈ।੧੯। 

੭%#=ੜਲ ੭%#=ੜਾਲ਼ 
ਨਿਜੁ ਮਨ ਕੀ ਕਛੁ ਬਾਤ ਨ ਤ੍ਰਿਯ ਕੋ ਦੀਜਿਯੈ। . ਕਿ ਹ 

ਕੋ ਚਿਤ ਚੁਰਾਇ ਸਦਾ ਹੀ ਲੀਜਿਐ। ਆਪਣੇ ਮਨ ਦੀ ਗੱਲ ਇਸਤਰੀ ਨੂੰ ਕਦੇ ਵੀ _ਦਸਣੀ ਨਹੀਂ _ਚਾਹੀਦੀ। ਉਸ ਦਾ ਚਿਤ 
ਨਿਜ ਮਨ ਕੀ ਤਾ ਸੋ ਜੋ ਬਾਤ ਸਨਾਇਸੈ। ਸਦਾ _ਚੁਰਾਈ ਰਖਣਾ ਚਾਹੀਦਾ ਹੈ। _ਜੇ ਆਪਣੇ ਮਨ ਦੀ ਗੱਲ ਉਸ ਨੂੰ ਸੁਣਾਓਗੇ, ਉਹ 
ਹੋ ਬਾਹਰ _ਪੁਗਟਤ _ਜਾਇ ਆਪੁ _ਪਛੁਤਾਇਯੈ। ੨0। ੧। ਬਾਹਰ ਪ੍ਰਗਟ ਹੋ ਜਾਏਗੀ, (ਫਿਰ) ਆਪ ਨੂੰ _ਪਛਤਾਉਣਾ _ਪਵੇਗਾ।੨(। 
/ਏ/ਤ' ਲੀ ਗਾਰੇੜ੍ਹ ਘਖੂਯਾਨੇ ਰਨ ਗਾੰਰਤਂ ਮੰਡੀ ਭੂਖ ਨੰਲਾਦੇ ਗ੍ਰਯਾਰਵੇ _ਲਾਹੇੜ੍ਹ ਼ਮਪਤਨਾ /ਏਲੋਂ ਗੰ ਗਹੈਤੂੰਪ/ਮਆਨ ਦੇ ਤੁੰਆ ਗਾਰੇੜ੍ਹ ਦੇ ਮੰਤ ਭੂਪ ਸੰਵਾਦ ਦੇ ਯਾਲ੍ਹਵੇ' ਗਾਹੇਤ੍ਹਾ ਦੀ ਸਆਪਤ£ 
ਮਤੁ _ਲਭਮ ਨ੍ਤ/ 5$5/ ੨65/ #ਫਲੰ/ ਅਠ ਭਾ ਹੈ? _55/ ੨6੪੬/ ਚਲਦਾ? 

ਦਹਰ” ਦੱਹਰ” 
ਬਿੰਦਾਬਨ _ਬ੍ਰਿਖਭਾਨ _ਕੀ ਸੁਤਾ _ਰਾਧਿਕਾ _ਨਾਮ। ਬਿੰਦਰਾਬਨ ਵਿਚ _ਰਾਧਿਕਾ ਨਾਂ ਦੀ _ਬ੍ਰਿਖਭਾਨ ਦੀ ਪੁੱਤਰੀ _ਸੀ। ਉਸ ਇਸਤਰੀ ਨੇ 
ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਬਾਮ। ੧। ਦਿਨ ਦਿਹਾੜੇ ਹਰਿ (ਕ੍ਰਿਸ਼ਨ) ਨਾਲ ਚਰਿਤ੍ਰ ਕੀਤਾ (ਉਹ) ਮੈਂ ਕਹਿੰਦਾਂ ਹਾਂ।੧। ਕ੍ਰਿਸ਼ਨ ਦਾ 
ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੇਰਤ _ਤਾਹਿ। ਰੂਪ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਰਾਤ ਦਿਨ ਉਸ ਨੂੰ ਵੇਖਣ ਲਗੀ, ਜਿਸ ਦਾ ਭੇਦ 
ਬ੍ਯਾਸ ਪਰਾਸਰ ਅਸੁਰ ਸੁਰ ਭੇਦ ਨ ਪਾਵਤ ਜਾਹਿ। ੨। ਬਿਆਸ, ਪਰਾਸ਼ਰ, ਅਸੁਰ, ਸੁਰ (ਕੋਈ ਵੀ) ਨਹੀਂ ਪਾ _ਸਕਿਆ।੨। 
ਲੋਕ ਲਾਜ ਜਿਹ ਹਿਤ _ਤਜੀ ਔਰ _ਤਜ੍ਯੋ ਧਨ _ਧਾਮ। ਜਿਸ ਲਈ (ਸੈਂ) ਲੋਕ-ਲਾਜ ਛਡ ਦਿੱਤੀ ਅਤੇ _ਧਨ-ਦੌਲਤ ਤੇ _ਘਰ-ਬਾਰ ਤਿਆਗ 
ਕਿਹ ਬਿਧਿ ਪ੍ਯਾਰੋ ਪਾਇਯੈ ਪੂਰਨ ਹੋਵਹਿ ਕਾਮ। ੩। ਦਿੱਤਾ। (ਉਸ) ਪ੍ਰੀਤਮ ਨੂੰ _ਕਿਸ ਤਰ੍ਹਾਂ ਪ੍ਰਾਪਤ _ਕਰੀਏ ਕਿ (ਮਨ ਦੀ) ਕਾਮਨਾ ਪੂਰੀ ਹੋ 
ਮਿਲਨ ਹੇਤ ਇਕ _ਸਹਚਰੀ _ਪਠੀ _ਚਤੁਰਿ _ਜਿਯ _ਜਾਨਿ। ਜਾਏ।੩। (ਕ੍ਰਿਸ਼ਨ ਨੂੰ) ਮਿਲਣ ਲਈ (ਉਸ) ਸਿਆਣੀ (ਰਾਧਿਕਾ) ਨੇ ਇਕ ਸਖੀ _ ਨੂੰ _ਭੇਜਿਆ। 
ਕਵਨੈ ਛਲ _ਮੋਕੌ ਸਖੀ ਮੀਤ _ਮਿਲੈਯੈ ਕਾਨ੍ਹ । _੪। (ਅਤੇ ਕਿਹਾ!) ਹੇ ਸਖੀ! ਕਿਸੇ ਵੀ ਛਲ ਨਾਲ ਮੈਨੂੰ ਕਾਨ੍ਹ ਮਿਤਰ _ਮਿਲਾ ਦੇ।੪। 

੭%#=ੜਾਲ਼ ੭%#ਤਾਲ 
ਬੁਹਮ _ਬ੍ਯਾਸ ਅਰੁ _ਬੇਦ ਭੇਦ ਨਹਿ _ਜਾਨਹੀ। (ਜਿਸ ਦਾ) ਭੇਦ ਬ੍ਰਹਮਾ, ਬਿਆਸ ਅਤੇ ਵੇਦ ਵੀ ਨਹੀਂ ਜਾਣਦੇ, (ਜਿਸ ਨੂੰ) ਸ਼ਿਵ, 
ਸਿਵ _ਸਨਕਾਦਿਕ _ਸੇਸ _ਨੇਤਿ _ਕਰਿ _ਮਾਨਹੀ। ਸਨਕਾਦਿਕ, ਸ਼ੇਸ਼ਨਾਗ _ਨੇਤਿ _ਨੇਤਿ _ਕਰ ਕੇ ਮੰਨਦੇ ਹਨ, (ਜਿਸ ਦੇ ਗੁਣਾਂ ਨੂੰ) ਸਭ ਤਰ੍ਹਾਂ 
ਜੋ ਸਭ ਭਾਤਿਨ ਸਦਾ ਜਗਤ ਮੈ ਗਾਇਯੈ। ਨਾਲ _ਸਦਾ _ਜਗਤ ਵਿਚ _ਗਾਇਆ ਜਾਂਦਾ ਹੈ, ਹੇ _ਸਜਨੀ! ਉਸ ਪੁਰਸ਼ _ਨਾਲ ਮੈਨੂੰ _ਮਿਲਾ 
ਹੋ ਤਵਨ ਪੁਰਖ _ਸਜਨੀ ਮੁਹਿ _ਆਨਿ _ਮਿਲਾਇਯੈ। _੫। ਦੇ।੫। 

ਕਾ/ਝਤੁ ਕਾ/ਝੱਤਾ 
ਸਿਤਤਾ _ਬਿਭੂਤ _ਅਤੇ ਮੇਖੁਲੀ _ਨਿਮੇਖ _ਸੰਦੀ (ਮੇਰੀਆਂ ਅੱਖਾਂ ਦੀ) ਚਿਟਿਆਈ ਬਿਕੂਤ ਹੈ ਅਤੇ ਅੱਖਾਂ ਦੀਆਂ _ਝਿੰਮਣੀਆਂ ਦੀ _ਮੇਖੁਲੀ 
ਅੰਜਨ ਦੀ _ਸੇਲੀ ਦਾ ਸੁਭਾਵ ਸੁਭ _ਭਾਖਣਾ। (ਗੋਦੜੀ) ਹੈ, ਸੁਰਮੇ (ਦੀ ਧਾਰ) ਸੇਲੀ ਹੈ। ਇਹ ਸਾਡਾ ਸੁਭਾ (ਅਥਵਾ ਸਰੂਪ) ਜਾ ਕੇ _ਚੈਗੀ 
ਭਗਵਾ ਸੁ ਭੇਸ ਸਾਡੇ ਨੈਣਾ ਦੀ ਲਲਾਈ _ਸਈਯੋ ਤਰ੍ਹਾਂ _ਦਸਣਾ। ਸਾਡੇ ਨੈਣਾਂ ਦੀ ਲਾਲੀ ਨੂੰ _ਭਗਵਾ _ਵੇਸ _ਸਮਝਣਾ। _(ਜੰਗਲ _ਵਿਚ) _ਕੰਦ ਮੂਲ 
ਯਾਰਾ ਦਾ ਧ੍ਯਾਨੁ ਏਹੋ _ਕੰਦ _ਮੂਲ _ਚਾਖਣਾ। ਖਾਣ ਨੂੰ ਪ੍ਰੀਤਮ ਦਾ ਧਿਆਨ _ਸਮਝਣਾ। (ਉਸ ਦੇ ਵਿਯੋਗ ਵਿਚ) ਰੋਣਾ ਸਾਡਾ ਇਸ਼ਨਾਨ ਹੈ। 
ਰੌਦਨ ਦਾ ਮਜਨੁ ਸੁ ਪੁਤਰੀ ਪਤ੍ਹ _ਗੀਤ _ਗੀਤਾ (ਅੱਖਾਂ _ਦੀ) _ਪੁਤਲੀਆਂ ਵਸਤਾਂ ਰਖਣ _ਦਾ _ਪਾਤਰ _ਹਨ ਅਤੇ _(ਵਿਯੋਗ _ਦੇ) ਗੀਤ _ਗਾਣਾ 
ਦੇਖਣ ਦੀ _ਭਿਛ੍ਯਾ _ਧ੍ਯਾਨ _ਧੂੰਆ _ਬਾਲ _ਰਾਖਣਾ। ਗੀਤਾ ਹੈ। _ਸਾਡੀ ਭਿਛਿਆ (ਉਸ ਦਾ) ਦਰਸ਼ਨ ਹੈ ਅਤੇ ਉਸ _ਦਾ ਧਿਆਨ (ਸਾਡਾ) ਧੂਣੀ 
ਆਲੀ _ਏਨਾ _ਗੋਪੀਯਾ ਦੀਆ _ਅਖੀਆ _ਦਾ ਜੋਗੁ _ਸਾਰਾ ਰਮਾਣਾ _ਹੈ। _ਹੇ ਸਖੀ! ਇਨ੍ਹਾਂ _ਗੋਪੀਆਂ ਦੀਆਂ _ਔਖੀਆਂ _ਦਾ ਸਾਰਾ ਜੋਗ _ਨੰਦ ਦੇ ਕੁਮਾਰ 


ਨੰਦ ਦੇ ਕੁਮਾਰ ਨੂੰ ਜਰੂਰ ਜਾਇ ਆਖਣਾ। ੬। (ਕ੍ਰਿਸ਼ਨ) ਨੂੰ ਜ਼ਰੂਰ _ਜਾ ਕੇ _ਕਹਿਣਾ।੬। 


ਤਾ ਕੇ 


ਜਾ 
% . 


ਕੈ ਤੋਂ ਕੈ ਮੈ ਕੈ 
0 ਕੈ ਕੂ 
ਤਉ 
ਕਰ 
ਨੌ 
ਜੈ 


ਰੂ # 
ਦੂ 
ਗੋ ਕੰ 
ਨ 
ਤੇ ਘ 


ਲਾਲ _ਬਿਰਹ ਤੁਮਰੇ ਪਗੀ ਮੋ ਪੈ ਰਹਿਯੋ ਨ ਜਾਇ। 
ਤਾ ਤੇ ਮੈ ਆਪਨ ਲਿਖੀ ਪਤਿਯਾ ਅਤਿ ਅਕੁਲਾਇ। ੮। 
ਕਾ/ਲਤੁ 


$ 
2 
$ 
ਹੀ 
ਕੰ 
$ 


ਕੰ ਭੇਤ 
ਗੰ > 


ਇਹ 


ਕੇ ਸਾਗਰ 
ਕੀ ਸੀਰੀ ਪੜੇ ਚੇਟਕ ਕੀ ਚੀਰੀ ਅਰੀ 
ਤੇਰੈ ਨੈਨ ਰਾਮਚੰਦੂ ਕੇ ਸੇ ਬਾਨ ਹੈ। ੯। 


ਤੁਮਰੇ ਬਿਰਹ ਰਾਧਾ _ਬਧੀ _ਬੇਗਿ ਮਿਲੋ ਤਿਹ ਆਇ। _੧੧। 


ਬ੍ਰਿਜ ਬਾਲਾ _ਬਿਰਹਿਣਿ ਭਈ _ਬਿਰਹ _ਤਿਹਾਰੇ _ਸੰਗ। 

ਤਹ ਤੁਮ ਕਥਾ ਚਲਾਇਯੋ _ਕਵਨੋ ਪਾਇ ਪੁਸੰਗ। _੧੨। 
ਜਬ ਰਾਧਾ ਐਸੇ _ਕਹਿਯੋ ਮੈਨ ਪੂਭਾ ਕੇ _ਸਾਥ। 

ਮੈਨ ਪੁਭਾ _ਚਲਿ ਤਹ ਗਈ ਜਹਾ _ਹੁਤੇ ਬ੍ਰਿਜਨਾਥ। _੧੩। 


ਚੱਪਲਾਂ 


ਪਤਿਯਾ _ਖੋਲਿ ਜਬੈ ਹਰਿ _ਬਾਚੀ। ਲਖੀ ਪ੍ਰੀਤਿ ਤਾ ਕੀ ਮਨ ਸਾਚੀ। 
ਤਿਨ ਜੋ ਕਬਿਤੁ ਉਚਾਰੇ। ਜਾਨੁਕ _ਬਜੂ _ਲਾਲ _ਖਚਿ _ਡਾਰੇ। ੧੪। 


ਚਰਿਤ੍ਰ ਪਾਖਿਆਨ ੪੫ 


(ਇਸ ਤਰ੍ਹਾਂ ਦਾ) ਸਾਰਾ ਸ਼ਿੰਗਾਰ ਕਰ ਕੇ _(ਰਾਧਿਕਾ) ਸਖੀਆਂ ਵਿਚ ਬੈਠੀ ਸੀ ਕਿ ਇਸੇ 
ਦੌਰਾਨ ਕਾਨ੍ਹ ਜੀ ਆ ਕੇ ਦਰਸ਼ਨ ਦੇ ਗਏ। ਹੇ ਮੇਰੀ ਮਾਂ! ਉਦੋਂ ਤੋਂ ਹੀ (ਕਾਨ੍ਹ) ਮੇਰਾ ਚਿਤ 
ਚੁਰਾ ਕੇ ਲੈ ਗਿਆ ਹੈ। ਮੈਨੂੰ ਅਜਿਹੀ ਚੇਟਕ ਲਗਾਈ ਹੈ, ਮਾਨੋ ਮੈਨੂੰ (ਆਪਣੀ) ਸੇਵਿਕਾ ਹੀ 
ਕਰ ਗਏ ਹੋਣ। (ਮੈਂ) ਕੀ ਕਰਾਂ, ਕਿਥੇ ਜਾਵਾਂ, ਜਾਂ ਜ਼ਹਿਰ ਖਾ ਕੇ ਮਰ ਜਾਵਾਂ, (ਨਿਸਚੇ ਹੀ) 
ਮੇਰੀ ਜਾਨ ਨੂੰ (ਕੋਈ) ਬਿਛੂ ਭੰਗ ਗਿਆ ਹੈ। (ਉਸ ਨੇ) ਅੱਖਾਂ ਨਾਲ ਵੇਖਣ ਤੇ ਮੇਰਾ ਚਿਤ 
ਚੁਰਾ ਲਿਆ ਹੈ (ਅਤੇ ਆਪਣੀ) ਬਾਂਕੀ ਪਗੜੀ ਨਾਲ ਲਪੇਟ ਕੇ (ਮੇਰਾ) ਮਨ ਲੈ ਗਏ 
ਹਨ।੭। 


ਦੰਹਰਾ” 

ਹੇ ਲਾਲ! ਤੇਰੇ ਵਿਯੋਗ ਵਿਚ ਮਗਨ ਹਾਂ, ਮੇਰੇ ਕੋਲੋਂ ਰਿਹਾ ਨਹੀਂ _ਜਾਂਦਾ। ਤਾਂ ਤੇ ਮੈਂ 
ਆਪ ਵਿਆਕੁਲ ਹੋਕੇ (ਤੁਹਾਨੂੰ) ਪਤਰ ਲਿਖਿਆ ਹੈ।੮। 
ਕਾ/ਯੱਤਾ 


(ਹੇ ਪ੍ਰੀਤਮ! ਤੇਰੇ ਨੇਤਰ) ਰੂਪ ਨਾਲ ਭਰੇ ਹੋਏ, ਪ੍ਰੇਮ ਨਾਲ ਭਰੇ ਹੋਏ ਅਤੇ ਸੁੰਦਰ 
ਬਖ਼ਤਾਂ ਨਾਲ ਭਰੇ ਹੋਏ _ਹਨ। (ਇੰਜ ਪੁਰਤੀਤ ਹੁੰਦਾ ਹੈ) ਮਾਨੋ ਹਿਰਨ ਅਤੇ ਮਮੋਲਿਆਂ (ਦੀਆਂ 
ਅੱਖਾਂ) ਦੀ ਇਹ ਖਾਣ _ਹੋਣ। _ਮੌਂਛੀ (ਦੇ ਮਨ) ਹੀਨ ਭਾਵਨਾ _ਭਰ ਰਹੇ ਹਨ ਅਤੇ 


ਵਿਚ 
ਗੁਲ-ਦਪਹਿਰੀ ਦੇ ਰੂਪ ਨੂੰ ਖੋਹ ਰਹੇ ਹਨ ਅਤੇ ਚਿਤ ਨੂੰ ਚੁਰਾਣ ਲਈ ਚੋਰਾਂ ਵਰਗੇ _ਹਨ। 
ਇਹ ਲੋਕਾਂ ਨੂੰ ਉਜਾਗਰ _ਕਰਨ ਵਾਲੇ ਅਤੇ ਗੁਣਾਂ ਕਰ ਕੇ ਚਤੁਰ ਹਨ, ਸੁੰਦਰਤਾ ਦੇ ਸਾਗਰ 
ਹਨ ਅਤੇ ਸੋਭਾ ਦੇ ਖ਼ਜ਼ਾਨੇ ਹਨ। ਹੇ ਸਖੀ! (ਸਰੀ ਕ੍ਰਿਸ਼ਨ ਦੇ ਨਹਣ) ਸਾਹਿਬੀ (ਮਹਾਨਤਾ) ਦੀ 
ਮਿਠਾਸ ਨਾਲ ਭਰਪੂਰ ਹਨ, ਜਾਦੂ _ਕਰਨ _ਵਾਲੀ ਚਿੱਠੀ ਹਨ, ਅਤੇ ਨੈਣ ਰਾਮਚੰਦਰ ਦੇ ਬਾਣਾਂ 
ਦੇ ਸਮਾਨ _ਹਨ।੯। 


ਮੈਨ ਪ੍ਰਭਾ ਨਾਂ ਦੀ ਇਕ ਸਹੇਲੀ ਨੂੰ (ਰਾਧਿਕਾ ਨੇ) ਬੁਲਾ _ਲਿਆ। ਉਸ ਨੂੰ ਸਾਰੀ ਗੱਲ 
ਕੇ ਕ੍ਰਿਸ਼ਨ ਵਲ ਭੇਜ ਦਿੱਤਾ।੧0। ਉਸ ਦੇ ਹੱਥ ਵਿਚ ਚਿੱਠੀ ਦੇ ਕੇ (ਕਿਹਾ) 
ਨੂ 


ਤੁਹਾਡੇ ਵਿਯੋਗ ਨਾਲ _ਬੂਜ-ਬਾਲਾ (ਰਾਧਾ) ਵਿਯੋਗਣ ਹੋ ਗਈ ਹੈ। ਕੋਈ ਪ੍ਰਸੰਗ ਪਾ 
ਕੇ ਉਥੇ ਤੂੰ ਇਹ ਕਥਾ _ਕਹੀਂ।੧੨। ਜਦ ਰਾਧਾ ਨੇ ਮੈਨ ਪ੍ਰਭਾ ਨੂੰ ਇਸ ਤਰ੍ਹਾਂ ਕਿਹਾ, (ਤਦ) 
ਮੈਨ ਪੁਭਾ ਚਲ ਕੇ ਉਥੇ ਗਈ, ਜਿਥੇ ਸ੍ਰੀ ਕ੍ਰਿਸ਼ਨ ਸਨ।੧੩। 


ਚੱਪਲਾਂ 

ਜਦ ਸ੍ਰੀ ਕ੍ਰਿਸ਼ਨ ਨੇ ਚਿੱਠੀ ਖੋਲ੍ਹ ਕੇ ਪੜ੍ਹੀ, (ਤਦ) ਉਸ ਦੇ ਮਨ ਦੀ ਸੱਚੀ ਪ੍ਰੀਤ ਨੂੰ 
ਜਾਣਿਆ। ਉਸ ਵਿਚ ਉਸ ਨੇ ਜੋ ਕਬਿੱਤ ਉਚਾਰੇ ਸਨ (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹੀਰੇ 
ਅਤੇ _ਲਾਲ ਜੜ੍ਹ ਦਿੱਤੇ _ਹੋਣ।੧੪। 


੪੬ 


ਰੀਝ ਭਰੇ ਰਸ ਰੀਤ ਭਰੇ ਅਤਿ ਰੂਪ ਭਰੇ ਸੁਖ ਪੈਯਤ ਹੇਰੇ। 
ਚਾਰੋਂ ਚਕੋਰ ਸਰੋਰੁਹ ਸਾਰਸ ਮੀਨ ਕਰੇ ਮ੍ਰਿਗ ਖੰਜਨ ਚੇਰੇ। 
ਭਾਗ ਭਰੇ ਅਨੁਰਾਗ ਭਰੇ ਸੁ ਸੁਹਾਗ ਭਰੇ ਮਨ ਮੋਹਤ ਮੇਰੇ। 
ਮਾਨ ਭਰੇ ਸੁਖ _ਖਾਨਿ ਜਹਾਨ ਕੇ ਲੋਚਨ ਸ੍ਰੀ ਨੰਦ ਨੰਦਨ ਤੇਰੇ। ੧੫। 


ਸੋਹਤ ਸੁਧ ਸੁਧਾਰੇ ਸੇ ਸੁੰਦਰ ਜੋਬਨ ਜੋਤਿ ਸੁ ਢਾਰ ਢਰੇ ਹੈ। 
ਸਾਰਸ ਸੋਮ ਸੁਰਾ ਸਿਤ ਸਾਇਕ ਕੰਜ ਕੁਰੰਗਨ ਕ੍ਰਾਂਤਿ ਹਰੇ ਹੈ। 
ਖੰਜਨ ਐ ਮਕਰ ਧੂਜ ਮੀਨ ਨਿਹਾਰਿ ਸਭੈ ਛਬਿ ਲਾਜ ਮਰੇ ਹੈ। 
ਲੋਚਨ ਸ੍ਰੀ ਨੰਦ ਨੰਦਨ ਕੇ ਬਿਧਿ ਮਾਨਹੁ _ਬਾਨ ਬਨਾਇ ਧਰੇ _ਹੈ। _੧੬। 


ਕਾ/ਲਤੁ 
ਚਿੰਤਾ ਜੈਸੋ ਚੰਦਨ ਚਿਰਾਗ ਲਾਗੇ __ਚਿਤਾ 
ਸਮ ਚੇਟਕ ਸੇ ਚਿਤ੍ਰ ਚਾਰੁ ਚੌਪਖਾ ਕੁਸੈਲ ਸੀ। 
ਚਿਤਾ ਜੈਸੇ ਚੀਰ _ਚਪਲਾ ਸੀ __ਚਿਤਵਨ ਲਾਗੈ 
ਚੀਰਬੇ ਸੀ _ਚੌਪਖਾ ਸੁਹਾਤੁ ਨ ਰੁਚੈਲ ਸੀ। 
ਚੰਗੁਲ ਸੀ ਚੌਪ ਸਰ ਚਾਪ ਜੈਸੋ _ਚਾਮੀਕਰ 
ਚੋਟ ਸੀ _ਚਿਨੌਤ ਲਾਗੈ ਸੀਰੀ ਲਾਗੈ ਸੈਲ ਸੀ। 
ਚਟਕ ਜੁਪੇਟ ਸੀ _ਲਗਤ ਬਿਨਾ _ਚਿੰਤਾਮਨਿ 
ਚਾਬੁਕ ਸੇ ਚੌਰ ਲਾਗੈ ਚਾਂਦਨੀ ਚ਼ੁਰੈਲ ਸੀ। _੧੭। 
ਦੰਹਰਾ 
ਪੜਿ _ਪਤਿਯਾ ਤਾ ਕੀ ਤੁਰਤੁ ਰੀਝਿ ਗਏ ਬ੍ਰਿਜ ਨਾਥ। 
ਸਖੀ ਏਕ _ਪਠਾਵਤ ਭਏ ਮੈਨ ਪੁਭਾ ਕੇ _ਸਾਥ। _੧੮। 
ਰਾਧਾ ਸੌ _ਮਿਲਨੋ _ਬਦ੍ਯੋ ਜਲ ਜਮੁਨਾ ਸੈ _ਜਾਇ। 
ਸਖੀ ਪਠੀ ਤਾ ਕੋ ਤਬੈ ਤਿਹ ਮੁਹਿ ਆਨਿ ਮਿਲਾਇ। ੧੯। 
ਸਖੀ ਤੁਰਤ ਤਹ ਕੌ ਚਲੀ ਸ੍ਰੀ _ਜਦੁਪਤਿ ਕੇ ਹੇਤ। 
ਜੈਸੇ ਪਵਨ ਪੁਚੰਡ ਕੌ ਤਨ ਨ ਦਿਖਾਈ ਦੇਤ। ੨0। 
ਤੜਿਤਾ ਕ੍ਰਿਤ ਜਾ ਕੌ ਸਖੀ ਚਤੁਰਿ ਕਹਤ _ਤ੍ਰਿਯ ਆਇ। 
ਸੋ ਹਰਿ ਰਾਧਾ ਪੁਤਿ ਪਠੀ ਭੇਦ ਸਕਲ _ਸਮਝਾਇ। _੨੧। 
ਮਾਵੀਯਾ 
ਫੂਲ _ਫੁਲੇਲ ਲਗਾਇ ਕੈ ਚੰਦਨ ਬੈਠਿ ਰਹੀ ਕਰਿ ਭੋਜਨ _ਭਾਮਨਿ। 
ਬੇਗ _ਬੁਲਾਵਤ ਹੈ ਬਡ ਡ੍ਯਾਛ _ਕਰੋ ਨ _ਬਿਲੰਬ _ਚਲੋ ਗਜ _ਗਾਮਿਨਿ। 
ਆਜ ਮਿਲੋ ਘਨ ਸੇ ਤਨ ਕੋ _ਘਹਰੈ ਘਨ ਮੈ ਜੈਸੇ ਕੌਧਤ _ਦਾਮਿਨਿ। 
ਮਾਨਤ ਬਾਤ ਨ ਜਾਨਤ ਤੈ ਸਖੀ ਜਾਤ _ਬਿਹਾਤ ਇਤੈ ਬਹੁ _ਜਾਮਿਨਿ। ੨੨। 


ਚਰਿਤ੍ਰ ਪਾਖਿਆਨ ੪੭ 


ਹਾਵੰਯਾ 

ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਨੈਣ ਰੀਝ _ਨਾਲ ਭਰੇ ਹੋਏ, ਪ੍ਰੇਮ ਦੀ ਰੀਤ ਨਾਲ _ਭਰਪੂਰ, 
ਅਤਿਅਧਿਕ ਰੂਪ _ਨਾਲ _ਪੂਰਨ ਅਤੇ _ਵੇਖਣ ਨਾਲ _ਸੁਖ _ਦੇਣ ਵਾਲੇ _ਹਨ। _ ਸੁੰਦਰ (ਨੈਣ) 
ਭਰੇ, ਪ੍ਰੇਮ ਭਰੇ, ਸੁਹਾਗ ਭਰੇ _ਅਤੇ ਮੇਰੇ ਮਨ ਨੂੰ ਮੋਹਣ ਵਾਲੇ ਹਨ। ਮਾਣ ਨਾਲ ਭਰੇ ਹੋਏ 


ਅਤੇ ਸਾਰੇ ਸੰਸਾਰ ਦੇ ਸੁਖਾਂ `ਦੀ ਖਾਣ _ਹਨ।੧੫॥ 

ਸ਼ੁਧ ਅਤੇ ਸੁਧਾਰੇ ਹੋਏ ਸੁਸ਼ੋਭਿਤ ਹਨ ਅਤੇ ਜੋਬਨ ਦੀ ਜੋਤਿ ਦੀ ਢਾਲ 
ਹੋਏ _ਹਨ। _ਸਾਰਸ, ਚੰਦੂਮਾ, ਸ਼ਰਾਬ, _ਤਿਖੇ _ਬਾਣ, ਕਮਲ ਅਤੇ ਹਿਰਨ ਦੀ ਕਾਂਤਿ 
ਵਾਲੇ _ਹਨ। _ਖੰਜਨ, _ਕਾਮ ਦੇਵ _('ਮਕਰਧ੍ਹਜਾ') ਅਤੇ _ਮੌਂਛੀ ਆਦਿ _ਸਾਰੇ 
ਨਾਲ ਮਰ ਰਹੇ _ਹਨ। ਸਰੀ ਕ੍ਰਿਸ਼ਨ ਦੇ ਨੈਨ ਮਾਨੋ _ਬਿਧਾਤਾ ਨੇ _ਬਾਣਾਂ ਵਰਗੇ ਬਣਾ ਕੇ 
ਹੌਣ।੧੬। 


ਕਾ/ਭੱਤਾ 


(ਸੈਨੂੰ) ਚੰਦਨ ਚਿੰਤਾ ਵਰਗਾ, _ਦੀਵਾ _ਚਿਤਾ _ਦੇ ਸਮਾਨ, _ਚਿਤਰ ਚੇਟਕ ਵਾਂਗ _ਅਤੇ 
ਸੁੰਦਰ _ਅਟਾਰੀਆਂ _ ਕੋਝੇ _ਪਰਬਤਾਂ ਵਰਗੀਆਂ _ ਲਗਦੀਆਂ _ਹਨ। _ ਬਸਤੁ _ਚਿਤਾ ਵਰਗੇ, 
ਚਿਤਵਨ _ ਬਿਜਲੀ _ਵਰਗੀ _ਅਤੇ _ਚੌ-ਲੜਾ _ਹਾਰ _ (ਕਾਸ਼ੀ _ਦੇ) _ਕਲਵਤ੍ਰ ਜਿਹਾ (ਹੈ, ਜੋ) 
ਜ਼ਰਾ _ਵੀ _ਚੌਗੇ ਨਹੀਂ _ਲਗਦੇ। _ਚੰਪਾਕਲੀ _(ਸਿਰ _ਦਾ _ ਭੂਸ਼ਣ) _ਥਪੜ _ਵਰਗੀ, _ਸੋਨਾ _ਧਨੁਸ਼ 
ਵਰਗਾ, _ਦੌਣੀ ਚੋਟ _ਦੇ ਸਮਾਨ _ਅਤੇ _ ਮਿਠੇ _ ਪਦਾਰਥ _ਪੌਥਰ _ ਵਰਗੇ _ ਲਗਦੇ _ਹਨ। 
ਚਿੰਤਾਮਣੀ (ਕ੍ਰਿਸ਼ਨ) _ਤੋਂ ਬਿਨਾ _ਚਮਕ-ਦਮਕ _ ਚਪੇੜ _ਵਾਂਗ, _ਚੌਰ _ਚਾਬੁਕ _ਵਰਗੀ _ ਅਤੇ 
ਚਾਂਦਨੀ _ਚੁੜੇਲ _ਵਰਗੀ _ ਲਗਦੀ __ਹੈ।੧੭। 


ਰਾਧਾ ਕੋਲ ਭੇਜ ਦਿੱਤਾ।੨੧। 
੭ਾਵੰਯਾ 

ਫੁਲ, ਅਤਰ ਅਤੇ ਚੰਦਨ ਲਗਾ ਕੇ ਅਤੇ ਭੋਜਨ ਕਰ ਕੇ ਰਾਧਾ ('ਭਾਮਨਿ”) ਬੈਠੀ ਹੋਈ 
ਸੀ। (ਸਖੀ ਨੇ ਆ ਕੇ ਕਿਹਾ) ਹੇ ਗਜ-ਗਾਮਨੀ! ਤੈਨੂੰ ਵੱਡੀਆਂ ਵੱਡੀਆਂ ਅੱਖਾਂ ਵਾਲਾ ਸ੍ਰੀ 
ਕ੍ਰਿਸ਼ਨ ਬੁਲਾ ਰਿਹਾ ਹੈ, ਬਿਨਾ ਦੇਰ ਕੀਤੇ ਜਲਦੀ _ਚਲ। ਅਜ ਬਦਲ ਵਰਗੇ (ਕਾਲੇ) ਸ਼ਰੀਰ 
ਵਾਲੇ ਨੂੰ ਮਿਲ, ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ। ਹੇ ਸਖੀ! (ਤੂੰ) ਗੱਲ ਨਹੀਂ ਮੰਨ 
ਰਹੀ, ਜਾਣਦੀ ਹੈੱ_ ਕਿ ਇਸ ਤਰ੍ਹਾਂ ਰਾਤ ਬਹੁਤ ਬੀਤ ਰਹੀ _ਹੈ।੨੨। 


੪੮ 


ਸੀ _ਦਸਮ-ਗ੍ਰੰਥ _ਸਾਹਿਬ 


ਗੋਪ ਕੋ ਭੇਖ ਕਬੈ ਧਰਿ ਹੈ ਹਰਿ ਕੁੰਜ ਗਰੀ ਕਬ ਆਨਿ ਬਸੈ ਹੈ। 
ਮੋਰ ਪਖਊਅਨ ਕੌ ਧਰਿ ਹੈ ਕਬ ਗ੍ਰਾਰਨਿ ਕੈ ਗ੍ਰਿਹ ਗੋਰਸ ਥੈ ਹੈ। 
ਬੰਸੀ ਬਜੈ ਹੈ ਕਬੈ ਜਮੁਨਾ ਤਟ ਤੋਹਿ ਬੁਲਾਵਨ ਮੋਹਿ ਪਠੈ ਹੈ। 
ਮਾਨ ਕਹਿਯੋ ਹਮਰੋ ਹਰਿ ਪੈ ਚਲੁ ਰੀ _ਬਹੁਰੋ ਹਰਿਹੂੰ ਨ ਬ਼ੁਲੈ ਹੈ। ੨੩॥। 


ਤੇਰੀ ਸਰਾਹ _ਸਦੈਵ ਕਰੈ ਤ੍ਰਿਯ ਤੇਰੀ ਕਥਾ _ਪਿਯ ਗਾਵਤ ਹੈ। 

ਹਿਤ ਤੇਰੇ ਸਿੰਗਾਰ ਸਜੈ ਸਜਨੀ ਹਿਤ ਤੇਰੇ ਹੀ ਬੈਨ ਸਜਾਵਤ ਹੈ। 

ਹਿਤ ਤੇਰੇ ਹੀ ਚੰਦਨ ਗੋ ਘਨਸਾਰ ਦੋਊ ਘਸਿ ਅੰਗ ਲਗਾਵਤ ਹੈ। 
ਹਰਿ ਕੋ ਮਨੁ ਸ੍ਰੀ ਬ੍ਰਿਭਾਨ ਕੁਮਾਰਿ ਹਰਿਯੋ ਕਹੂੰ ਜਾਨ ਨ ਪਾਵਤ ਹੈ। ੨੪। 


ਮੋਰ ਪਖਾ ਕੀ _ਛਟਾ ਮਧੁ ਮੂਰਤਿ ਸੋਭਿਤ ਹੈ ਜਮੁਨਾ ਕੇ ਕਿਨਾਰੈ। 

ਬੂਝਤ _ਬਾਤ _ਬਿਹਾਲ ਭੇ _ਬਲਭ _ਬਾਲ _ਚਲੋ ਜਹਾ ਲਾਲ _ਬਿਹਾਰੈ। 
ਰਾਧਿਕਾ ਮਾਧਵ ਕੀ _ਬਤਿਯਾ ਸੁਨਿ ਕੈ ਅਕੁਲਾਇ ਉਠੀ ਡਰ ਡਾਰੈ। 

ਯੋ ਸੁਨਿ ਬੈਨ ਚਲੀ ਤਜਿ ਐਨ ਰਹਿਯੋ ਨਹਿ ਮਾਨ ਮਨੋਜ ਕੇ ਮਾਰੈ। ੨੫। 


ਮੋਤੀ ਕੇ ਅੰਗ _ਬਿਰਾਜਤ ਭੂਖਨ ਮੋਤੀ ਕੇ ਬੇਸਰ ਕੀ ਛਬ _ਬਾਢੀ। 
ਮੋਤੀ ਕੇ ਚੌਸਰ ਹਾਰ ਫਬੈ ਦੁਤਿ ਮੋਤਿਨ ਕੇ ਗਜਰਾਨ ਕੀ _ਗਾਢੀ। 
ਰਾਧਿਕਾ ਮਾਧਵ ਕੌ ਜਮੁਨਾ ਤਟ ਕੰਜ ਗਹੇ _ਕਰਿ _ਜੋਵਤਿ ਠਾਢੀ। 
ਛੀਰ ਕੇ ਸਾਗਰ ਕੋ _ਮਥਿ ਕੈ ਮਨੌ ਚੰਦ ਕੋ ਚੀਰ ਸਭੈ ਤਨ ਕਾਢੀ। ੨੬। 


ਚੱਪਾਣ? 
ਨ੍ਹਾਵਤ ਜਹਾ ਆਪੁ _ਹਰਿ ਠਾਢੇ। ਅਧਿਕ ਹ੍ਰਿਦੈ ਮੈ ਆਨੰਦ ਬਾਢੇ। 
ਵਾਰ ਗੁਪਾਲ ਪਾਰ ਬ੍ਰਿਜ _ਨਾਰੀ। _ਗਾਵਤ _ਗੀਤ _ਬਜਾਵਤ _ਤਾਰੀ। _੨੭। 


ਮਾਵੰਯਾ 
ਕ੍ਰੀੜਤ ਹੈ ਜਹਾ ਕਾਨ੍ਹ ਕੁਮਾਰ ਬਡੇ ਰਸ ਸਾਥ ਬਡੇ ਜਲ ਮਾਹੀ। 
ਵਾਰ ਤ੍ਰਿਯਾ _ਉਹਿ _ਪਾਰ _ਗੁਪਾਲ _ਬਿਰਾਜਤ ਗ੍ਰਾਰਨਿ ਕੇ ਦਲ ਮਾਹੀ। 
ਲੈ ਡੁਬਕੀ ਦੋਊ ਆਪਸ ਮੈ ਰਤਿ ਮਾਨਿ ਉਠੈ ਦ੍ਰਿੜ ਜਾਇ ਤਹਾ ਹੀ। 
ਯੋ _ਰੁਚਿ ਮਾਨਿ ਰਮੈ ਰਸ ਸੋ ਮਨੋ ਦੂਰਿ ਰਹੇ ਕੋਊ ਜਾਨਤ ਨਾਹੀ। ੨੮। 


ਖੇਲਤੀ ਲਾਲ ਸੋ ਬਾਲ ਭਲੀ ਬਿਧਿ ਕਾਹੂੰ ਸੋ ਬਾਤ ਨ _ਭਾਖਤ ਜੀ ਕੀ। 
ਨੇਹ ਜਗਿਯੋ ਨਵ ਜੋਬਨ ਕੋ ਉਰ ਬੀਚ ਰਹੀ ਗਡਿ ਮੂਰਤਿ ਪੀ ਕੀ। 
ਬਾਰਿ ਬਿਹਾਰ ਮੈ ਨੰਦ ਕੁਮਾਰ ਸੋ ਕ੍ਰੀੜਤ ਹੈ ਕਰਿ ਲਾਜ ਸਖੀ ਕੀ। 
ਜਾਇ ਉਠੈ ਬਲ ਤੌਨਹਿ ਤੇ ਰਤਿ ਮਾਨ ਦੋਊ ਮਨ ਮਾਨਤ ਜੀ ਕੀ। ੨੯। 


ਚਰਿਤ੍ਰ ਪਾਖਿਆਨ ੪੯ 


(ਤੂੰ ਕਹਿੰਦੀ ਹੁੰਦੀ ਸੀ ਕਿ) ਗਵਾਲੇ ਦੇ ਰੂਪ 
ਗਲੀਆਂ ਵਿਚ ਆ ਕੇ ਵਸਣਗੇ। ਮੋਰ ਦੇ ਖੰਭਾਂ ਨੂੰ 
ਗੋਰਸ (ਦੁੱਧ _ਦੀਆਂ ਵਸਤੂਆਂ) _ਖਾਣਗੇ। _ਜਮਨਾ ਦੇ 
ਤੈਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ। ਅੜੀਏ! ਮੇਰਾ ਕਿਹਾ 
ਫਿਰ ਸ੍ਰੀ ਕ੍ਰਿਸ਼ਨ ਨਹੀਂ ਬੁਲਾਉਣਗੇ।੨੩। 


ਹੇ ਇਸਤਰੀ (ਸਖੀ!) (ਉਹ) ਸਦਾ ਤੇਰੀ ਹੀ ਸਿਫ਼ਤ ਕਰਦੇ ਹਨ ਅਤੇ ਤੇਰੀ ਹੀ ਕਥਾ 
ਗਾਉਂਦੇ _ਹਨ। ਤੇਰੇ ਲਈ _ਹੀ ਸ਼ਿੰਗਾਰ ਕਰ ਕੇ ਸਜਦੇ ਹਨ ਅਤੇ ਤੇਰੇ ਲਈ ਹੀ ਬੰਸਰੀ 
ਵਜਾਉਂਦੇ _ਹਨ। ਤੇਰੇ ਲਈ ਹੀ ਚੰਦਨ ਅਤੇ _ਕਾਫੂਰ ਦੋਹਾਂ ਨੂੰ _ਘਿਸਾ ਕੇ ਸ਼ਰੀਰ ਉਤੇ 
ਲਗਾਉਂਦੇ ਹਨ। ਸ੍ਰੀ ਕ੍ਰਿਸ਼ਨ ਦਾ ਮਨ ਬ੍ਰਿਖ ਭਾਨ ਦੀ ਪੁੱਤਰੀ ਨੇ ਹਰ ਲਿਆ ਹੈ, ਪਰ (ਇਸ 
ਗੱਲ ਦਾ) ਕਿਸੇ _ ਨੂੰ ਪਤਾ ਨਹੀਂ ਲਗਾ ਹੈ।੨੪। 


ਮੋਰ ਪੰਖ ਦੀ ਚਮਕ ਨਾਲ ਸਜੀ ਹੋਈ ਮਿਠੀ ਸੂਰਤ ਜਮਨਾ ਦੇ ਕੈਢੇ ਉਤੇ ਸ਼ੁਭਾਇਮਾਨ 
ਹੈ। ਹੇ ਬਾਲਿਕਾ! ਗੱਲ ਨੂੰ ਸਮਝ, ਕ੍ਰਿਸ਼ਨ ਬੇਹਾਲ ਹੋ ਗਏ ਹਨ, ਉਥੇ ਚਲ ਜਿਥੇ ਲਾਲ 
(ਕ੍ਰਿਸ਼ਨ) ਵਿਚਰ ਰਿਹਾ ਹੈ। ਮਾਧਵ (ਸਰੀ ਕ੍ਰਿਸ਼ਨ) ਦੀਆਂ ਗੱਲਾਂ ਸੁਣ ਕੇ, _ਨਿਸੰਗ ਜਿਹੀ 
ਬੇਤਾਬ ਹੋਕੇ ਉਠ _ਖੜੋਤੀ। ਇਸ ਤਰ੍ਹਾਂ ਬੋਲ ਸੁਣ ਕੇ ਅਤੇ ਘਰ ਛਡ ਕੇ ਤੁਰ ਪਈ ਅਤੇ 
ਕਾਮ ਦੇਵ ਦੀ ਸਤਾਈ ਹੋਈ ਦਾ ਕੋਈ ਮਾਨ ਨ ਰਿਹਾ।੨੫। 

ਮੋਤੀ ਵਰਗੇ ਸ਼ਰੀਰ ਉਤੇ ਮੋਤੀ ਦੀ ਨੱਥ ਦਾ ਪਾਇਆ ਹੋਇਆ ਗਹਿਣਾ ਬਹੁਤ ਛਬੀ 
ਵਧਾ ਰਿਹਾ ਸੀ। ਮੋਤੀਆਂ ਦਾ ਚੌ-ਲੜਾ _ਹਾਰ _ਫਬ ਰਿਹਾ ਹੈ ਅਤੇ ਮੋਤੀਆਂ ਦੇ _ਗਜਰਿਆਂ 
ਦੀ ਚਮਕ ਬਹੁਤ ਘਣੀ ਹੈ। ਹੱਥ ਵਿਚ ਕਮਲ ਦਾ ਫੁਲ ਲੈ ਕੇ ਰਾਧਿਕਾ ਜਮਨਾ ਦੇ ਕੰਢੇ ਸੀ 
ਕ੍ਰਿਸ਼ਨ ਦੀ ਉਡੀਕ ਲਈ _ਖੜੋਤੀ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਛੀਰ ਸਮੁੰਦਰ ਨੂੰ 
ਰਿੜਕ ਕੇ ਚੰਦੂਮਾ ਦੇ ਸਾਰੇ ਸ਼ਰੀਰ ਨੂੰ ਚੀਰ _ਕੇ ਕਢਿਆ ਹੋਵੇ।੨੬। 
ਜੱਪਣਾ 

ਜਿਥੇ ਸ੍ਰੀ ਕ੍ਰਿਸ਼ਨ ਹਿਰਦੇ ਵਿਚ ਅਧਿਕ ਆਨੰਦ ਵਧਾ ਕੇ _ਨਹਾਣ ਲਈ _ਖੜੋਤੇ _ਸਨ। 
ਇਸ ਪਾਸੇ ਸੀ ਕ੍ਰਿਸ਼ਨ ਸਨ ਅਤੇ _ਪਰਲੇ ਪਾਸੇ _ਗੋਪੀਆਂ ਸਨ (ਜੋ) _ਗੀਤ ਗਾਉਂਦੀਆਂ ਅਤੇ 
ਤਾੜੀਆਂ ਵਜਾਉ'ਦੀਆਂ ਸਨ।੨੭। 


੭ਾਵੀੰਯਾ 
ਜਿਥੇ ਸ੍ਰੀ ਕ੍ਰਿਸ਼ਨ ਬਹੁਤ ਮੌਜ _ਨਾਲ ਡੂੰਘੇ ਜਲ ਵਿਚ ਕ੍ਰੀੜਾ ਕਰ ਰਹੇ _ਸਨ। ਇਸ 
ਪਾਸੇ ਇਸਤਰੀ (ਰਾਧਾ) ਹੈ ਅਤੇ ਉਸ ਪਾਸੇ _ਗਵਾਲਿਆਂ ਜਾਂ `ਗੋਪੀਆਂ ਦੇ ਦਲ ਵਿਚ 
ਸ਼ਿਆਮ _ਬਿਰਾਜ ਰਹੇ _ਸਨ। ਡੁਬਕੀ ਮਾਰ ਕੇ ਅਤੇ ਉਥੇ ਜਾ ਕੇ ਦੋਹਾਂ (ਸੀ ਕ੍ਰਿਸ਼ਨ ਅਤੇ 
ਧ੍ਰੇਮ 


ਰਾਧਾ) ਨੇ ਖ਼ੂਬ ਪ੍ਰੇਮ-ਕ੍ਰੀੜਾ ਕੀਤੀ। ਇਸ ਤਰ੍ਹਾਂ ਰੁਚੀ ਪੂਰਵਕ 
ਬਹੁਤ ਦੂਰ _ਹਨ ਅਤੇ _ਕੋਈ ਸਮਝ ਨਹੀਂ _ਰਿਹਾ।੨੮। 

ਸ੍ਰੀ ਕ੍ਰਿਸ਼ਨ ਨਾਲ ਚੰਗੀ ਤਰ੍ਹਾਂ _ਕ੍ਰੀੜਾ ਕਰਦੀ ਰਾਧਾ ਕਿਸੇ ਨਾਲ ਮਨ ਦੀ ਗੱ 
ਕਹਿ _ਰਹੀ। ਜਵਾਨੀ ਦੇ ਜੋਸ਼ ਵੇਲੇ ਪ੍ਰੇਮ ਜਾਗ ਪਿਆ ਹੈ ਅਤੇ ਹਿਰਦੇ 
ਮੂਰਤ ਗਡੀ ਗਈ ਹੈ। _ਸਖੀਆਂ ਤੋਂ ਲਜਾ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਜਲ 
ਕਰ ਰਹੀ ਹੈ। ਉਸ (ਪ੍ਰੇਮ) ਦੇ ਬਲ ਤੇ ਦੋਹਾਂ ਨੇ ਜੀ ਭਰ ਕੇ ਪ੍ਰੇਮ- 
ਮਾਣਿਆ ਹੈ।੨੯। 


ਇਿਰ 


ਵਿਚ 
ਵਿਚ ਹੀ 
ਕੀੜਾ ਦਾ 


& 


੫0 


ਨੱਰਠਾ 
ਜੋ ਨਿਜੁ ਤ੍ਰਿਯ ਕੋ ਦੇਤ ਪੁਰਖ ਭੇਦ ਕਛੂ ਆਪਨੋ। 
ਤਾ ਕੇ ਬਿਧਨਾ ਲੇਤ ਪ੍ਰਾਨ ਹਰਨ ਕਰਿ ਪਲਕ ਮੈ। ੩0। ੧। 


ਸਤੁ ਸਭਨ ਸਤ) _9੨/ -੨੩੪/ ਅ%ਫਲੁੰ/ 
ਦੰਹਰਾ 
ਬਹੁਰਿ ਸੁ ਮੌਤ੍ਰੀ ਰਾਇ ਸੋ ਕਥਾ ਉਚਾਰੀ ਆਨਿ। 
ਸੁਨਤ ਸੀਸ _ਰਾਜੈ ਧੁਨ੍ਯੋ _ਰਹਿਯੋ ਮੌਨ ਮੁਖਿ _ਠਾਨਿ। ੧। 
ਪਦੂਆ _ਉਹਿ _ਟਿਬਿਯਾ ਬਸੈ _ਗੈਨੀ ਹਮਰੇ _ਗਾਉ। 
ਦਾਸ ਖਸਮ ਤਾ ਕੋ ਰਹਤ" ਰਾਮ ਦਾਸ ਤਿਹ ਨਾਉ। ੨। 


ਰਾਮ ਦਾਸ ਅਨਤੈ ਰਹਤ _ਪਦੂਆ ਕੇ ਸੰਗ ਸੋਇ। 

ਨ੍ਹਾਨ ਹੇਤ ਉਠਿ ਜਾਤ ਤਹ ਜਬੈ _ਦੁਪਹਰੀ ਹੋਇ। _੩। 

ਇਕ ਦਿਨ ਪਦੂਆ ਕੇ ਸਦਨ ਬਹੁ _ਜਨ ਬੈਠੇ ਆਇ। 

ਭੇਦ ਨ ਪਾਯੋ _ਗੈਨਿ ਯਹਿ ਤਹਾ ਪਹੁੰਚੀ ਜਾਇ। ੪੧ 
ਚੱਪਣ? 

ਤਬੈ ਤੁਰਤ ਤ੍ਰਿਯ ਬਚਨ _ਉਚਾਰੇ। ਰਾਮ ਦਾਸ ਆਏ ਨ ਤੁਹਾਰੇ। 

ਮੇਰੇ ਪਤਿ ਪਰਮੇਸੂਰ ਓਊ। ਕਹ ਗਯੋ ਤਾਹਿ _ਬਤਾਵਹੁ ਕੋਊ। ੫। 
ਦੰਹਾਰਾ 

ਗਰਾ ਓਰ ਕਹ ਯੌ ਗਈ ਜਾਤ ਭਏ ਉਠਿ ਲੋਗ। 

ਤੁਰਤੁ ਆਨਿ ਤਾ ਸੌ ਰਮੀ ਮਨ ਮੈ ਭਈ ਨਿਸੋਗ। ੬। 

ਪਦੂਆ ਸੋ _ਰਤਿ ਮਾਨਿ ਕੈ ਤਹਾ ਪਹੂੰਚੀ ਆਇ। 

ਰਾਖਿਯੋ ਹੁਤੋ _ਸਵਾਰਿ ਜਹ ਆਪਨ ਸਦਨ _ਸੁਹਾਇ। _੭। 


ਕੈਸੋ ਹੀ ਬੁਧਿਜਨ ਕੋਊ ਚਤੁਰ _ਕੈਸਉ ਹੋਇ। 

ਚਰਿਤ _ਚਤੁਰਿਯਾ _ਤ੍ਰਿਯਨ ਕੋ ਪਾਇ ਸਕਤ ਨਹਿ _ਕੋਇ। ੮। 
ਜੋ ਨਰ ਅਪੁਨੇ ਚਿਤ ਕੌ _ਤ੍ਰਿਯ ਕਰ ਦੇਤ ਬਨਾਇ। 

ਜਰਾ ਤਾਹਿ ਜੋਬਨ ਹਰੈ ਪ੍ਰਾਨ ਹਰਤ ਜਮ _ਜਾਇ। ੯। 


ਯਰਠਾ 
ਤ੍ਰਿਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ _ਸਦਾ। 
ਕਹਤ _ਸਿੰਮ੍ਰਿਤਿ ਅਰੁ ਬੇਦ _ਕੋਕਸਾਰਊ ਯੌ __ਕਹਤ। _੧0। ੧। 


ਮਤੁ _ਸ਼ਭਮ ਅਤ) 5੨੭ ੨੪8੭ %ਫਲੰ/ 


ਚਰਿਤ੍ਰ ਪਾਖਿਆਨ ੫੧ 


ਨੱਰਠਾ 
ਜੋ ਪੁਰਸ਼ _ਆਪਣੀ ਇਸਤਰੀ ਨੂੰ ਆਪਣਾ _ਕੁਝ _ਭੇਦ ਦਿੰਦਾ ਹੈ, ਉਸ ਦੇ ਪ੍ਰਾਣਾਂ ਨੂੰ 
ਬਿਧਾਤਾ ਪਲ _ਭਰ ਵਿਚ ਹਰ ਲੈਂਦਾ ਹੈ।੩(। 


/ਏਥੋਂ ਗੰ ਲਾਰਤੁੱਪ/ਨਆਨ ਦੇ ਤੂੰਆ ਗਾਰੜ੍ਹ ਦੇ ਨੰਤਾੰ ਝੂਪ ਸੰਵਾਦ ਦੇ ਲਾਲ੍ੂਵੈ' ਲਾੰਤ੍ਹ ਦੀ ਸਮਾਪਤੀ 
ਅੜ ਲਭ _ਹੈ/ _9੧੭/ ੨੩#/ ਜਲਟਾ/ 


ਦੰਹਾਰਾ 
ਮੰਤ੍ਰੀ ਨੇ ਰਾਜੇ ਨੂੰ ਫਿਰ ਹੋਰ ਕਥਾ _ਸੁਣਾਈ। (ਉਸ ਨੂੰ) ਸੁਣ ਕੇ ਰਾਜੇ ਨੇ ਸਿਰ 

ਹਿਲਾਇਆ ਅਤੇ ਮੁਖ ਵਿਚ ਮੋਨ ਧਾਰਨ _ਕਰ _ਲਿਆ।੧। ਇਕ _ਪਦੂਆ (ਨਾਂ ਦਾ ਵਿਅਕਤੀ) 
ਟਿੱਬੀ ਉਤੇ ਵਸਦਾ ਸੀ ਅਤੇ ਉਸ ਦੀ ਗੈਨੀ (ਇਸਤਰੀ) ਸਾਡੇ _ਪਿੰਡ ਵਿਚ ਰਹਿੰਦੀ 

ਸੀ। ਉਸ ਦਾ ਖਸਮ ਦਾਸ ਭਾਵ ਨਾਲ ਰਹਿੰਦਾ ਸੀ ਉਸ ਦਾ ਨਾਂ ਰਾਮ ਦਾਸ ਸੀ।੨। 
ਰਾਮ 


ਦਾਸ ਕਿਤੇ ਹੋਰ ਰਹਿੰਦਾ ਸੀ (ਅਤੇ ਉਸ _ਦੀ ਇਸਤਰੀ) _ਪਦੂਆ ਨਾਲ ਸੌਂਦੀ 
ਸੀ। ਜਦੋਂ ਦੁਪਹਿਰ ਵੇਲਾ ਹੁੰਦਾ ਸੀ ਤਾਂ ਇਸ਼ਨਾਨ ਕਰਨ ਲਈ (ਬਹਾਨਾ ਬਣਾ ਕੇ) ਉਸ 
ਕੋਲ ਚਲੀ ਜਾਂਦੀ ਸੀ।੩। ਇਕ ਦਿਨ (ਜਦੋਂ ਗਈ ਤਾਂ) ਪਦੂਆ ਦੇ ਘਰ ਬਹੁਤ ਸਾਰੇ ਬੰਦੇ 
ਆਏ ਬੈਠੇ _ਸਨ। _ਗੈਨੀ ਨੂੰ ਇਹ ਪਤਾ ਨਹੀਂ ਸੀ ਅਤੇ (ਉਹ) ਉਥੇ ਜਾ _ਪਹੁੰਚੀ।੪। 
ਜੱਪਣਾ 
ਉਸੇ ਵੇਲੇ ਫ਼ੌਰਨ ਇਸਤਰੀ ਨੇ ਕਿਹਾ (ਕਿ ਕੀ) ਰਾਮ ਦਾਸ ਤੁਹਾਡੇ ਨਹੀਂ ਆਇਆ। 
ਮੇਰਾ ਉਹ _ਪਰਮੇਸ਼ਵਰ _ਸਮਾਨ ਪਤੀ ਕਿਥੇ ਗਿਆ ਹੈ, ਕੋਈ (ਮੈਨੂੰ) ਇਹ ਦਸੇ।੫। 
ਦੰਹਰਾ 


(ਇਹ) ਕਹਿ ਕੇ ਉਹ ਪਿੰਡ ਵਲ ਚਲੀ ਗਈ ਅਤੇ ਲੋਕੀਂ ਉਠ ਕੇ ਤੁਰ ਗਏ। (ਤਦ 
ਉਸ ਨੇ) ਤੁਰਤ ਆ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਮਨ ਵਿਚ ਆਨੰਦਿਤ ਹੋ 
ਗਈ।੬। _ਪਦੂਆ ਨਾਲ ਪ੍ਰੋਮ-ਕ੍ਰੀੜਾ ਕਰ ਕੇ (ਉਹ) ਉਥੇ ਪਹੁੰਚ ਗਈ ਜਿਥੇ ਉਸ ਦਾ 
ਆਪਣਾ _ਸਜਿਆ-ਸੰਵਾਰਿਆ ਹੋਇਆ ਘਰ _ਸੀ।੭। 

ਕੋਈ ਭਾਵੇਂ ਕਿਤਨਾ ਹੀ _ਬੁਧੀਮਾਨ ਅਤੇ ਸਿਆਣਾ ਕਿਉਂ ਨ ਹੋਏ, ਚਤੁਰ ਇਸਤਰੀਆਂ 
ਦੇ ਚਰਿਤ੍ਰ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ।੮। ਜੋ ਵਿਅਕਤੀ ਆਪਣੇ ਮਨ (ਦਾ ਭੇਦ) 
ਇਸਤਰੀ ਨੂੰ ਦਸ ਦਿੰਦਾ ਹੈ, ਤਾਂ ਬੁਢਾਪਾ ਉਸ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਅਤੇ ਜਮ ਜਾ 


ਕੇ ਪ੍ਰਾਣ ਹਰ ਲੈਂਦਾ ਹੈ।੯। 
ਨੱਰਠਾ 
ਸਮ੍ਰਿਤੀਆਂ, ਵੇਦ ਅਤੇ _ਕੋਕ-ਸ਼ਾਸਤ੍ਰ _ਸਾਰੇ ਇਸ ਤਰ੍ਹਾਂ ਕਹਿੰਦੇ ਹਨ ਕਿ ਇਸਤਰੀ ਨੂੰ 
ਕਦੇ ਭੇਦ ਨਹੀਂ ਦੇਣਾ ਚਾਹੀਦਾ (ਸਗੋ) ਉਸ ਦਾ ਭੇਦ ਸਦਾ ਲੈਦੇ ਰਹਿਣਾ ਚਾਹੀਦਾ 
ਹੈ।੧0। 
/ਏਥੋਂ ਗੰ ਲਾਰਤੁੱਪ/ਮਆਨ ਦੇ ਤੁੰਆ ਲਾਰਤ ਦੇ ਆਹਾ ਭੂਪ ਸੰਵਾਦ ਦੇ ਤੌਰਹਵੇ' ਲਾਂਨਤਹ ਦੀ ਸਮਾਪਤੀ 
ਅੜ ਲਭ _ਹੈ/ _5੨/ ੨੪#/ ਜ਼ਲਦਾ/ 


੫੨ ਸ੍ਰੀ _ਦਸਮ-ਗ੍ੰਥ ਸਾਹਿਬ 


ਦੰਹਰਾ 
ਬਹੁਰਿ ਸੁ ਮੰਤ੍ਰੀ ਰਾਇ ਸੋ ਕਥਾ ਉਚਾਰੀ ਏਕ। 
ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ _ਅਨੇਕ। _੧। 
ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ _ਜਾਇ। 
ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹ ?ਚ੍ਯੋ ਆਇ। _੨। 
ਚੱਪਣਾ 
ਜਾਰ ਆਵਤ ਜਬ ਤਿਨ ਤ੍ਰਿਯ ਲਹਿਯੋ। _ਦੁਤਿਯ ਮੀਤ ਸੋ ਇਹ ਬਿਧਿ ਕਹਿਯੋ। 
ਮਾਲੀ ਨਾਮ ਆਪਨ ਤੁਮ ਕਰੋਂ। ਫਲ ਫੂਲਨਿ ਆਗੇ ਲੈ ਧਰੋਂ। ੩। 
ਦੰਹਰਾ 
ਜੋ ਹਮ ਇਹ ਜੁਤ ਬਾਗ ਮੈ ਬੈਠੇ ਮੋਦ ਬਢਾਇ। 
ਫੂਲ _ਫਲਨ ਲੈ ਤੁਮ ਤੁਰਤੁ ਆਗੇ ਧਰੋ _ਬਨਾਇ। _੪। 
ਤਬੈ ਤਵਨ ਤਿਯੋ ਹੀ ਕਿਯੋ_ਜੋ _ਤ੍ਰਿਯ ਤਿਹ ਸਿਖ _ਦੀਨ। 
ਫੂਲ ਫੁਲੇ ਅਰੁ ਫਲ ਘਨੇ ਤੋਰਿ ਤੁਰਤੁ ਕਰ ਲੀਨ। ੫। 
ਤ੍ਰਿਯਾ ਸਹਿਤ ਜਦ _ਬਾਗ ਮੈ ਜਾਰ _ਬਿਰਾਜਿਯੋ _ਜਾਇ। 
ਤੋ ਤਿਨ ਫੁਲ ਫਲ ਲੈ ਤੁਰਤੁ ਆਗੇ ਧਰੇ ਬਨਾਇ। ੬। 
ਇਹ ਮਾਲੀ ਇਹ ਬਾਗ ਕੋ ਆਯੋ ਤੁਮਰੇ ਪਾਸ। 
ਬਹੁ ਯਾ ਕੌ ਧਨ ਦੀਜਿਯੈ ਜਿਨਿ ਇਹ ਜਾਇ ਨਿਰਾਸ। ੭। 
ਸੁਨਤ ਬਚਨ ਤ੍ਰਿਯ ਕੋ _ਤਰੁਨਿ ਬਹੁ ਧਨ ਦਿਯ ਤਿਹ ਹਾਥ। 
ਮਾਲੀ ਕਰਿ _ਕਾਢ੍ਯੋ ਹਿਤੁ ਇਹ ਚਰਿਤ੍ਰ ਕੇ ਸਾਥ। ੮। 
ਪੁਹਪ ਮਤੀ ਇਹ ਛਲ _ਭਏ ਮਿਤ੍ਰਹਿ _ਦਿਯੋ ਟਰਾਇ। 
ਮਾਲੀ ਕਰਿ _ਕਾਢ੍ਯੋ ਤਿਸੈ ਰੂਪ ਨਗਰ ਕੇ ਰਾਇ। ੯ । ੧ 


ਸਤਾ ਸਭਨ ਅਤ) _55/ -੨੫=੭ %ਫਲੁੰ/ 
ਦੰਹਰਾ 
ਕਥਾ _ਚਤੁਰਦਸ” ਮੰਤੁ ਬਰ ਨ੍ਰਿਪ ਸੌ ਕਹੀ _ਬਖਾਨਿ। 
ਸੁਨਤ ਰੀਝਿ ਕੇ ਨ੍ਰਿਪ ਰਹੇ ਦਿਯੋ ਅਧਿਕ ਤਿਹ _ਦਾਨ। ੧। 
ਏਕ _ਬਿਮਾਤ੍ਹਾ ਭਾਨ ਕੀ ਰਾਮਦਾਸ ਪੁਰ _ਬੀਚ। 
ਬਹੁ ਪੁਰਖਨ ਸੌ_ਰਤਿ ਕਰੈ ਊਚ ਨ ਜਾਨੈ ਨੀਚ। ੨। 
ਕੋ ਪਤਿ ਮਰਿ ਗਯੋ ਜਬੇ ਤਾਹਿ ਰਹਿਯੋ ਅਵਧਾਨ। 
ਅਧਿਕ ਹ੍ਿਦੈ ਭੀਤਰ ਡਰੀ ਲੋਕ ਲਾਜ _ਜਿਯ _ਜਾਨਿ। ੩। 
ਚੱਪਣ? 
ਭਾਨ ਮਤੀ _ਤਿਹਾ ਨਾਮ _ਬਖਨਿਯਤ। _ਬਡੀ _ਛਿਨਾਰਿ ਜਗਤ _ਮੈ _ਜਨਿਯਤ। 
ਜਬ ਤਾ ਕੌ ਰਹਿ ਗਯੋ ਅਧਾਨਾ। ਤਬ ਅਬਲਾ ਕੋ _ਹ੍ਿਦੈ ਡਰਾਨਾ। ੪। 


੧. ਵੇਖੋ _ਪੈਰ-ਟਿੱਪਣੀ ਚਰਿਤ੍ਰ _'ਐਕ _੧੧ 


ਚਰਿਤ੍ਰ ਪਾਖਿਆਨ ੫੩ 


ਦੰਹਰਾ 

ਫਿਰ ਮੌਤ੍ਰੀ ਨੇ ਰਾਜੇ ਨੂੰ ਇਕ _ਕਥਾ ਸੁਣਾਈ। (ਉਸ ਨੂੰ) ਸੁਣ ਕੇ ਅਨੇਕ ਗੁਣਾਂ ਦਾ 
ਵਾਧਾ ਹੋਇਆ ਅਤੇ ਮਨ ਬਹੁਤ ਪ੍ਰਸੰਨ ਹੋਇਆ।੧। ਇਕ ਇਸਤਰੀ ਬਾਗ _ਵਿਚ ਗਈ 
ਅਤੇ _ਉਥੇ ਕਿਸੇ ਹੋਰ ਨਾਲ _ਰਮਣ _ਕਰਨ _ਲਗ _ਗਈ। ਉਥੇ ਤੁਰਤ ਉਸ ਦਾ ਦੂਜਾ ਯਾਰ 
ਆ ਗਿਆ।੨। 


ਉਸ ਇਸਤਰੀ ਨੇ _ਜਦੋਂ ਯਾਰ ਆਉਂਦਾ _ਵੇਖਿਆ (ਤਾਂ) ਦੂਜੇ ਮਿਤਰ ਨੂੰ ਇਸ ਤਰ੍ਹਾਂ 
ਕਿਹਾ£। (ਤੂੰ) ਆਪਣੇ ਆਪ ਨੂੰ ਮਾਲੀ ਬਣਾ ਲੈ ਅਤੇ ਫਲ ਫੁਲ ਲੈ ਕੇ ਅਗੇ ਧਰ ਲੈ।੩। 
ਦੰਹਰਾ” 

ਜਦੋਂ ਅਸੀਂ ਇਸ _ਬਾਗ਼ ਵਿਚ ਇਕੱਠੇ _ਬੈਠੇ ਆਨੰਦ _ਮਾਣ _ਰਹੇ ਹੋਵਾਂਗੇ। _ਤਾਂ ਤੁਸੀਂ 
ਤੁਰਤ ਫਲ ਫੁਲ ਅਗੇ ਆ ਰਖਣਾ।੪। ਤਦ ਉਸ ਨੇ ਉੱਜ ਹੀ ਕੀਤਾ ਜਿਹੋ ਜਿਹੀ ਇਸਤਰੀ 
ਨੇ ਉਸ ਨੂੰ ਸਿਖਿਆ ਦਿੱਤੀ ਸੀ। ਖਿੜੇ ਹੋਏ ਫੁਲ ਅਤੇ ਬਹੁਤ ਸਾਰੇ ਫਲ ਤੁਰਤ ਤੋੜ ਕੇ 
ਹੱਥ ਵਿਚ ਲੈ ਲਏ।੫। ਜਦ ਇਸਤਰੀ ਆਪਣੇ ਯਾਰ ਨਾਲ ਬਾਗ਼ ਵਿਚ ਜਾ _ਬੈਠੀ। ਤਾਂ ਉਸ 
ਨੇ ਫਲ ਫੁਲ ਲਿਆ ਕੇ ਤੁਰਤ ਅਗੇ ਰਖੇ।੬। 


(ਇਨੀ ਚ ਕਿਹ ਇਹ ਉਚੀ: ਦੀ ਇਹ ਐਲੀ ਯਹ, ਕੋਲ ਆਇ 
ਹੈ। ਇਸ ਨੂੰ ਬਹੁਤ ਧਨ ਦਿਉ, ਜੋ ਇਹ ਨਿਰਾਸ ਨ ਜਾਏ।੭। ਉਸ ਇਸਤਰੀ ਦੇ ਬਚਨ 
ਗਤ (ਇਸਤਰੀ ਨੇ) ਇਸ 

ਚਰਿਤੂ ਨਾਲ ਮਾਲੀ ਬਣਾ ਕੇ ਮਿਤਰ ਨੂੰ ਕਢ _ਲਿਆ।੮। ਹੇ ਰੂਪ ਨਗਰ ਦੇ ਰਾਜੇ! ਪੁਹਪ 
ਮਿਤਰ ਨੂੰ ਭੇਜ ਦਿੱਤਾ ਅਤੇ ਉਸ ਨੂੰ ਮਾਲੀ ਕਰ ਕੇ ਕਢ 


/ਏਥੋਂ ਨੰ ਯਾਰਤੁੱਪ/ਨਆਨ ਦੇ ਤੁੰਆ ਲਾਰੇ ਦੇ ਅੰ ਭੂਪ ਸੰਵਾਦ ਦੇ ਚੱਦਵੈ” ਲਾਰਤ੍ਹ ਦੀ ਸ਼ਮਪਤ 
ਅੜ ਲਭ ਹੈ/ _$5/ ੨੪੩੭ ਜਲਦਾ/ 


ਦੰਹਰਾ 

ਉੱਤਮ ਮੰਤ੍ਰੀ ਨੇ ਰਾਜੇ ਨੂੰ ਚੌਦਵੀਂ ਕਥਾ ਸੁਣਾਈ। ਸੁਣ ਕੇ ਰਾਜਾ ਪ੍ਰਸੰਨ ਹੋਇਆ ਅਤੇ 
ਉਸ ਨੂੰ ਬਹੁਤ ਦਾਨ _ਦਿੱਤਾ।੧। ਭਾਨ ਨਾਂ ਦੇ ਵਿਅਕਤੀ ਦੀ ਮਤਰੇਈ ਮਾਂ ਰਾਮਦਾਸ ਪੁਰ 
ਵਿਚ ਰਹਿੰਦੀ ਸੀ। ਜੋ ਬਿਨਾ ਊਚ ਨੀਚ ਜਾਣੇ ਬਹੁਤ ਮਰਦਾਂ ਨਾਲ _ਪ੍ਰੇਮ-ਕ੍ਰੀਤਾ ਕਰਦੀ 
ਸੀ।੨। ਜਦੋਂ ਉਸ ਦਾ ਪਤੀ ਮਰ ਗਿਆ ਤਾਂ ਉਸ ਨੂੰ ਗਰਭ ਰਹਿ ਗਿਆ। ਮਨ ਵਿਚ ਲੋਕ 
ਲਾਜ ਨੂੰ ਜਾਣ ਕੇ ਹਿਰਦੇ ਵਿਚ ਬਹੁਤ _ਡਰੀ।੩। 
ਚੱਪਣਾ 

ਉਸ ਦਾ ਭਾਨ ਮਤੀ ਨਾਂ ਕਥਨ ਕੀਤਾ ਜਾਂਦਾ ਸੀ। ਜਗਤ ਵਿਚ ਉਹ ਵੱਡੀ ਵਿਭਚਾਰਨ 
ਵਜੋਂ _ਜਾਣੀ ਜਾਂਦੀ ਸੀ। ਜਦ _ਉਸ ਨੂੰ ਗਰਭ ਰਹਿ ਗਿਆ ਤਾਂ ਉਸ ਇਸਤਰੀ ਦਾ ਹਿਰਦਾ 
ਬਹੁਤ ਡਰਿਆ।੪। 


ਭਾਨ _ਲਰਿਕਵਾ ਰਹੈ ਸੇਵ ਤਿਹ _ਕੀਜਿਯੈ। 
ਪਾਲਿ ਪੌਸਿ ਕਰਿ ਤਾਹਿ ਬਡੋ ਕਰਿ ਲੀਜਿਯੈ। 
ਆਪੁ ਜਦਿਨ ਵਹ ਥੈ ਹੈ ਖਾਟਿ ਕਮਾਇ ਕੈ। 
ਹੋ ਤਦਿਨ ਸੁਪਨਿ ਤੁਹਿ ਦੈਹੋ ਹੋ ਹੂੰ ਆਇ ਕੈ। ੭। 


ਦੰਹਰਾ” 
ਭਾਨ ਕਰੋ ਕਰਤੇ ਬਡੋ ਸੁਪਨ ਦਿਯੋ ਪਤਿ ਆਇ। 
ਤਾ ਤੇ ਹੋ ਹਰਿ ਰਾਇ ਕੇ ਜਰਤ ਕੀਰਤਿ ਪੁਰ ਜਾਇ। ੮। 


੭%/ਤਲ 


ਲੋਗ ਅਟਕਿ ਬਹੁ ਰਹੇ ਨ ਤਿਨ ਬਚ _ਮਾਨਿਯੋ। 
ਲੁਟਾਇ ਉਠਿ _ਚਲੀ _ਘਨੋ ਹਠ _ਠਾਨਿਯੋ। 


ਪੁਰ ਛਾਡਿ ਕੀਰਤਿ ਪੁਰ ਆਇ ਕੈ। 


ਦਾਸ 
ਇਕ ਪਗ _ਠਾਢੇ ਜਰੀ ਮ੍ਰਿਦੰਗ ਬਜਾਇ ਕੈ। ੯। 


ਕੀ 


ਦੰਹਰਾ 
ਬਹੁ _ਲੋਗਨੁ _ਦੇਖਤ ਜਰੀ ਇਕ ਪਗ _ਠਾਢੀ ਸੋਇ। 
ਹੇਰਿ ਰੀਝਿ _ਰੀਝਿਕ ਰਹੇ ਭੇਦ ਨ ਜਾਨਤ ਕੋਇ। ੧0। 
ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਹਾਸ। 
ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ _ਨਾਸ। _੧੧। 
ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿਤ। 
ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ। ੧੨। 


ਮਤੁ ਸੁਭਮ ਸਤ) _5੫/ ੨੬੫/ %ਫਲੂੰ/ 
ਦਾਹਰਾ 
ਤੀਰ ਸਤੁਦੂਵ ਕੇ ਹੁਤੋਂ ਰਹਤ ਰਾਇ ਸੁਖ ਪਾਇ। 
ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ। ੧। 


ਚਰਿਤ੍ਰ ਪਾਖਿਆਨ ੫੫ 


੭/ਤਲ 


ਨੂੰ (ਆਇਆ) ਵੇਖ 


ਉਸ ਨੇ ਬਹੁਤ ਪੁਰਸ਼ਾਂ ਨੂੰ ਭੋਜਨ ਕਰਨ ਲਈ _ਬੁਲਾਇਆ। ਉਨ੍ਹਾਂ 


ਕੇ ਮੰਜੀ ਵਿਛਾ ਕੇ ਸੋਂ ਗਈ। (ਫਿਰ ਕੁਝ ਚਿਰ ਬਾਦ) ਮਨ ਵਿਚ ਚਰਿਤ੍ਰ ਧਾਰ ਕੇ ਅਭੜਵਾਹੀ 
ਉਠ _ਖੜੋਤੀ। _ਅਤੇ _ਜਾਣ ਬੁਝ _ਕੇ ਪਤੀ ਦਾ ਨਾਂ ਵਿਚਾਰ ਪੂਰਵਕ _ਪੁਕਾਰਿਆ।੫। 
ਦੰਹਰ” 

(ਕਹਿਣ ਲਗੀ!) ਜਿਸ _ਦਿਨ ਮੇਰਾ ਪਤੀ ਮਰਿਆ ਸੀ, (ਉਸ ਦਿਨ) ਉਸ ਨੇ ਮੈਨੂੰ 
ਸਦ ਕੇ ਕਿਹਾ ਸੀ ਕਿ ਜੇ ਹੁਣ ਤੂੰ ਮੇਰੇ ਨਾਲ ਸੜੇਂਗੀ, ਤਾਂ ਨਰਕ _ਵਿਚ _ਜਾਵੇਂਗੀ।੬। 
੭%/ਤਲ 

ਭਾਨ (ਅਜੇ) ਲੜਕਾ ਹੈ, ਉਸ ਦੀ ਸੇਵਾ ਕਰ। ਉਸ ਨੂੰ ਪਾਲ ਪੋਸ ਕੇ ਵੱਡਾ ਕਰ ਲ0। 
ਜਿਸ ਦਿਨ ਉਹ ਆਪ ਖਟ ਕਮਾ ਕੇ ਖਾਣ ਲਗੇਗਾ, ਉਸ ਦਿਨ ਸੁਪਨੇ ਵਿਚ ਆ ਕੇ ਮੈਂ 
(ਤੈਨੂੰ) ਵਿਖਾਈ _ਦੇਵਾਂਗਾ।੭। 


ਦੰਹਰਾ” 

ਪਰਮਾਤਮਾ _ਨੇ _ਭਾਨ ਹੁਣ ਵੱਡਾ ਕਰ ਦਿੱਤਾ ਹੈ ਅਤੇ ਸੁਪਨੇ ਵਿਚ _ਪਤੀ ਨੇ ਮੈਨੂੰ 
ਵਿਖਾਈ ਦਿੱਤੀ ਹੈ। ਇਸ ਲਈ ਮੈਂ (ਗੁਰੂ) ਹਰਿ ਰਾਇ ਦੇ ਕੀਰਤਪੁਰ ਵਿਚ ਜਾ ਕੇ ਸੜ 
ਮਰਾਂਗੀ।੮। 
੭%/ਤਲ 


(ਅਜਿਹਾ ਕਰਨ ਤੋਂ) ਲੋਕੀਂ ਬਹੁਤ ਰੋਕ ਹਟੇ, (ਪਰ ਉਸ ਨੇ ਕਿਸੇ ਦਾ) ਬਚਨ ਨ 
ਮੰਨਿਆ। ਉਹ ਧਨ ਆਦਿ ਲੁਟਾ ਕੇ ਅਤੇ ਬਹੁਤ ਹਠ ਕਰ ਕੇ ਚਲ ਪਈ। ਰਾਮ ਦਾਸ ਪੁਰ 
ਨੂੰ ਛਡ ਕੇ ਕੀਰਤਪੁਰ ਆ ਗਈ ਅਤੇ ਇਕ ਪੈਰ ਉਤੇ ਖੜੋ ਕੇ ਅਤੇ ਢੋਲ ਵਜਾ ਕੇ ਸੜ 


ਦੰਹਰਾ 

ਬਹੁਤ ਲੋਕਾਂ ਨੇ ਉਸ ਨੂੰ ਇਕ ਪੈਰ ਉਤੇ ਖੜੋਤੀ ਸੜਦਿਆਂ _ਵੇਖਿਆ। ਤਮਾਸ਼ਾ 
ਵੇਖਣ ਵਾਲੇ ਵੇਖ ਕੇ ਪ੍ਰਸੰਨ ਹੋਏ, (ਪਰ ਉਸ ਦੇ) ਭੇਦ ਨੂੰ ਕੋਈ ਵੀ ਨਹੀਂ ਪਾ 
ਸਕਿਆ।੧0। ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉਤੇ ਵਿਸ਼ਵਾਸ ਕਰਦਾ ਹੈ, ਉਸ 
ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ. ਜਾਂਦਾ _ਹੈ।੧੧। ਜੋ ਕੋਈ ਪੁਰਸ਼ ਆਪਣੇ ਚਿਤ 
ਦੀ (ਗੱਲ) ਇਸਤਰੀ ਨੂੰ ਦਸ ਦਿੰਦਾ ਹੈ , ਉਸ ਬੰਦੇ ਨੂੰ ਇਸ ਜਗਤ ਵਿਚ ਨਿੱਤ ਖੁਆਰੀ 
ਹੁੰਦੀ ਹੈ।੧੨। 

/ਏਲੋਂ ਹਾੰ ਯਾਰੇਤੁੰਪ/ਮਆਨ ਦੇ ਤੁੰਆ ਯਾਰੇਤੂ` ਦੇ ੰਤੰ ਭੂਪ ਸੰਵਾਦ ਦੇ ਪੰਟਜੂਵੋ' ਗਾਰੇਤ੍ਹਾ ਦੀ_ਸਆਘਤਨ 

ਅੜ ਲਭ _ਹ/ _5੫/ ੨੬੫੭ ਜਲਟਾ/ 

ਦੰਹਰਾ 


ਸਤਲੁਜ ਨਦੀ ਦੇ ਕੈਢੇ ਉਤੇ ਇਕ ਰਾਜਾ ਸੁਖ ਪੂਰਵਕ ਰਹਿੰਦਾ ਸੀ। _ਉਸ ਦੇ ਸਥਾਨ 
ਤੇ ਇਕ ਵੇਸਵਾ _(“ਰਾਮਜਨੀ”) ਧਨ ਪ੍ਰਾਪਤ _ਕਰਨ ਲਈ ਆ _ਗਈ।੧। 


ਜੋ ਕੋਉ ਪੁਰਖ ਬਿਲੋਕਤ ਤਿਨ ਕੋ ਆਇ ਕੈ। 


ਤਿਹ ਜੁਗਿਯਹਿ ਲਖਿ ਰਾਇ ਰੀਝਿ ਚਿਤ ਮੈ ਰਹਿਯੋ। 
ਜਾ ਤੇ ਕਛੁ ਸੰਗੂਹੌ ਮੰਤ੍ਰ ਮਨ ਮੋ _ਚਹਿਯੋ। 

ਤਿਹ ਗ੍ਰਿਹਿ ਦਿਯੋ ਪਠਾਇਕ ਦੂਤ ਬੁਲਾਇ ਕੈ। 
ਹੋ ਕਲਾ ਸਿਖਨ ਕੇ ਹੇਤ ਮੌਤ ਸਮਝਾਇ ਕੈ। ੮। 


ਚੱਪਲਾਂ 


ਚਲਿ ਸੇਵਕ _ਜੁਗਿਯਾ ਪਹਿ ਆਵਾ। ਰਾਇ _ਕਹਿਯੋ ਸੋ ਤਾਹਿ _ਜਤਾਵਾ। 
ਕਛੂ ਮੰਤੁ _ਮੁਰ ਈਸਹਿ ਦੀਜੈ। ਕ੍ਰਿਪਾ ਜਾਨਿ ਕਾਰਜ ਪ੍ਰਭੂ _ਕੀਜੈ। ੯। 


ਚੱਪਲਾਂ 


ਸੇਵਕ ਤਾ ਸੋ ਜਾਇ ਸੁਨਾਯੋ। ਅਰਧ ਰਾਤ ਬੀਤੇ ਸੁ _ਜਗਾਯੋ। 
ਤਾ ਜੁਗਿਯਾ ਕੇ ਗ੍ਰਿਹ ਲੈ ਆਯੋ। ਹੇਰਿ ਰਾਇ ਤ੍ਰਿਯ ਅਤਿ ਸੁਖ ਪਾਯੋ। ੧੨। 


ਚਰਿਤ੍ਰ ਪਾਖਿਆਨ ੫੭ 
%7ਤਲ 


ਸਾਰਾ ਜਗ _ਉਸ ਨੂੰ ਛਜੀਆ ਨਾਂ ਨਾਲ ਜਾਣਦਾ ਸੀ ਪਰ ਉਸ ਦੇ ਪ੍ਰੇਮੀ ਲਧੀਆ 


ਵਜੋਂ ਪਛਾਣਦੇ ਸਨ। ਉਸ (ਇਸਤਰੀ) ਨੂੰ ਜੋ ਕੋਈ ਪੁਰਸ਼ ਆ ਕੇ ਵੇਖਦਾ, ਉਹ ਮਨ, ਬਚ 


ਅਤੇ ਕਰਮ ਕਰ ਕੇ ਉਸ ਉਤੇ ਮੋਹਿਤ ਹੋ ਜਾਂਦਾ ਅਤੇ ਹਿਰਦੇ ਵਿਚ ਸੁਖ ਪ੍ਰਾਪਤ ਕਰਦਾ।੨। 


ਉਹ ਰਾਜੇ ਨੂੰ ਵੇਖ ਕੇ ਉਸ ਉਤੇ ਮੋਹਿਤ ਹੋ ਗਈ, ਪਰ ਰਾਜਾ ਉਸ ਦੇ ਵਸ ਵਿਚ ਨ 
ਹੋਇਆ। ਉਸ ਨੇ ਚਿਤ ਵਿਚ ਸੋਚ ਕੀਤੀ ਕਿ (ਇਸ ਨਾਲ) ਕਿਸੇ ਤਰ੍ਹਾਂ ਮੇਲ ਹੋਵੇ।੩। ਇਹ 
ਮੇਰੇ ਉਤੇ _ਰੀਝਦਾ ਨਹੀਂ, ਦਸੋ ਕਿਹੜਾ ਉਪਾ _ਕਰਾਂ। ਉਹ ਮੇਰੇ ਘਰ ਨਹੀਂ ਆਉਂਦਾ ਅਤੇ ਨ 


ਕੋਈ ਉਪਾ ਕਰਨਾ ਚਾਹੀਦਾ ਹੈ। (ਫਿਰ ਉਸ ਨੇ ਸੋਚ ਕੇ) 
ਉਹ ਵਸ ਵਿਚ ਹੋ ਜਾਏ।੫। ਉਹ ਜੰਤਰ ਮੌਤ ਕਰ ਕਰ ਕੇ 


ਪਰ ਨੂੰ ਆ ਕੇ ਨ ਮਿਲਿਆ। ਤਦ ਉਸ ਨੇ ਰਾਜੇ ਨੂੰ ਵਸ ਵਿਚ 
ਇਕ ਚਰਿਤ੍ਰ _ਕੀਤਾ।੬। ਉਸ ਨੇ ਸਾਰੇ ਬਸਤੁ _ਭਗਵੇ ਕਰ ਕੇ ਜੋਗੀ ਦਾ ਭੇਸ 
ਅਤੇ _ਦਰਬਾਰ ਦੁ 


ਹੈ 
ਤਤ 
3 
੍ 
ਰੂ 


ਉਸ ਜੋਗੀ ਨੂੰ ਵੇਖ ਕੇ ਰਾਜਾ ਮਨ ਵਿਚ ਪ੍ਰਸੰਨ ਹੋਇਆ ਅਤੇ ਮਨ ਵਿਚ ਚਾਹਿਆ 


ਲਿਰ 


ਕਿ ਉਸ ਤੋਂ ਕੁਝ ਮੰਤੁ (ਆਦਿ) ਪ੍ਰਾਪਤ _ਕਰ ਲਏ _ਜਾਣ। (ਰਾਜੇ ਨੇ) ਇਕ ਦੂਤ ਬੁਲਾ ਕੇ 


ਉਹ 
ਉਸ ਨੂੰ ਦਸਿਆ। (ਉਸ ਨੇ ਕਿਹਾ) ਕੁਝ ਮੰਤੂ ਮੇਰੇ ਸੁਆਮੀ (“ਈਸਹਿ”) ਦਿਓ ਅਤੇ 
ਕ੍ਰਿਪਾ ਪੂਰਵਕ ਮੇਰੇ ਮਾਲਕ _ਦਾ ਕੰਮ _ਕਰੋ।੯। 


(ਰਾਜੇ ਦਾ) ਸੇਵਕ ਚਲ ਕੇ ਜੋਗੀ ਕੋਲ ਆਇਆ। (ਜੋ) ਰਾਜੇ ਨੇ ਕਿਹਾ ਸੀ, 
ਨੂ 


ਦੰਹਰਾ 

ਇਕ ਪਹਿਰ ਤੋਂ ਬਾਦ ਜੋਗੀ ਨੇ ਅੱਖਾਂ ਖੋਲ ਕੇ ਗੱਲ ਕੀਤੀ (ਕਿ) ਜੇ ਰਾਜਾ ਗੁਣ 
ਸਿਖਣਾ ਚਾਹੁੰਦਾ ਹੈ, ਤਾਂ ਇਥੇ ਲੈ ਆਓ।੧0। ਜਦੋਂ ਅੱਧੀ ਰਾਤ ਬੀਤ ਜਾਏ ਤਾਂ ਮੇਰੇ ਪਾਸ 
ਆਏ। ਸੀ _ਗੋਰਖਨਾਥ _ਦੀ ਕ੍ਰਿਪਾ ਨਾਲ _ਉਹ _ਨਿਰਾਸ _ਨਹੀਂ_ਜਾਏਗਾ।੧੧। 


ਸੇਵਕ ਨੇ ਰਾਜੇ ਨੂੰ ਜਾ ਕੇ ਕਿਹਾ ਅਤੇ ਅੱਧੀ ਰਾਤ ਬੀਤਣ ਤੇ ਉਸ ਨੂੰ _ਜਗਾਇਆ। 


ਸੁਖ ਪ੍ਰਾਪਤ _ਕੀਤਾ।੧੨। 


੫੮ 


ਰਹਿਯੋ _ਇਕੇਲੋ ਰਾਇ ਨਿਹਾਰਿਯੋ। 


ਦੰਹਰਾ 
ਸੁ ਕਹੀ ਦੀਜੈ ਲੋਗ _ਉਠਾਹਿ। 


ਚੱਪਲਾਂ 


ਪੁਰਖ ਮੌਤੂ _ਦਾਇਕ ਪਿਤਾ ਮੰਤ੍ਰ _ਦਾਇਕ _ਤ੍ਰਿਯ _ਮਾਤ। 


੭%#=ੜਾਲ਼ 
ਬਹੁ __ਬਰਿਸਨ ਲਗਿ ਜਾਨਿ ਸੇਵ ਗੁਰ _ਕੀਜਿਯੈ। 
ਜਤਨ ਕੋਟਿ ਕਰਿ ਬਹੁਰਿ ਸੁਮੰਤ੍ਰਹਿ ਲੀਜਿਯੈ। 
ਜਾਹਿ ਅਰਥ ਕੇ ਹੇਤ ਸੀਸ ਨਿਹੁਰਾਇਯੈ। 


ਹੋ ਕਹੋ ਚਤੁਰਿ ਤਾ ਸੌ ਕ੍ਯੋ ਕੇਲ ਮਚਾਇਯੈ। ੧੯। 


ਚੱਪਲਾਂ 


ਤਬ ਜੋਗੀ ਇਹ ਭਾਤਿ ਸੁਨਾਯੋ। ਤਵ ਭੇਟਨ ਹਿਤ ਭੇਖ _ਬਨਾਯੋ। 
ਅਬ ਮੇਰੇ ਸੰਗ ਭੋਗ _ਕਮੈਯੈ। ਆਨ ਪਿਯਾ ਸੁਭ ਸੇਜ ਸੁਹੈਯੈ। ੨0। 


ਦੰਹਰਾ 
ਤਨ ਤਰਫਤ ਤਵ ਮਿਲਨ ਕੌ __ਬਿਰਹ _ਬਿਕਲ ਭਯੋ _ਅੰਗ। 
ਸੇਜ ਸੁਹੈਬੈ ਆਨ ਪਿਯ ਆਜੁ ਰਮੋ ਮੁਹਿ ਸੰਗ। ੨੧। 
ਭਜੇ ਬਧੈਹੌ ਚੋਰ ਕਹਿ ਤਜੇ ਦਿਵੈਹੌ ਗਾਰਿ। 
ਨਾਤਰ ਸੰਕ _ਬਿਸਾਰਿ ਕਰਿ _ਮੋਸੋ ਕਰਹੁ ਬਿਹਾਰ। ੨੨। 
ਕਾਮਾਤੁਰ ਹ੍ਹੈ ਜੋ _ਤਰੁਨਿ ਆਵਤ _ਪਿਯ ਕੇ _ਪਾਸ। 
ਮਹਾ ਨਰਕ ਸੋ ਡਾਰਿਯਤ ਦੈ ਜੋ ਜਾਨ _ਨਿਰਾਸ। _੨੩। 


ਤਨ ਅਨੰਗ ਜਾ ਕੇ ਜਗੈ ਤਾਹਿ ਨ ਦੈ ਰਤਿ ਦਾਨ। 
ਤਵਨ ਪੁਰਖ ਕੋ _ਡਾਰਿਯਤ ਜਹਾ ਨਰਕ _ਕੀ __ਖਾਨਿ। ੨੪ 


ਤਬ ਜੋਗੀ ਇਹ _ਭਾਤਿ ਉਚਾਰਿਯੋ। 
ਚਮਤਕਾਰ ਇਕ _ਤੌਹਿ ਦਿਥੈਹੌ। _ਤਿਹ ਪਾਛੈ ਤੁਹਿ ਮੌਤ੍ਰ _ਸਿਥੈਹੌ। _੧੬। 


ਚਰਿਤ੍ਰ ਪਾਖਿਆਨ ੫੯ 


ਨੂੰ ਉਸ (ਜੋਗੀ) ਨੇ ਆਗਿਆ ਦਿੱਤੀ ਕਿ ਲੋਕਾਂ ਨੂੰ ਉਠਾ _ਦਿਓ (ਅਰਥਾਤ! 
ਭੇਜ ਦਿਓ) ਅਤੇ ਧੂਪ, ਦੀਪ, ਚਾਵਲ, ਫੁਲ ਅਤੇ ਚੰਗੀ ਸ਼ਰਾਬ ਮੰਗਵਾ ਲੌ।੧੩। _ਤਦ ਰਾਜੇ 
ਨੇ ਉਸੇ ਤਰ੍ਹਾਂ ਅਤੇ ਲੋਕਾਂ ਨੂੰ ਉਠਾ ਦਿੱਤਾ। ਧੂਪ, _ਦੀਪ, ਚਾਵਲ, _ਫੁਲ _ਅਤੇ ਚੰਗੀ 
ਸ਼ਰਾਬ ਮੰਗਵਾ ਲਈ।੧੪। _ਤਦ ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਉਠਾ ਦਿੱਤਾ ਅਤੇ ਆਪ 
ਮੰਤ੍ਰ ਪ੍ਰਾਪਤੀ ਲਈ _ਇਕਲਾ ਹੀ (ਉਥੇ) ਸੁਖ _ਪੂਰਵਕ _ਰਿਹਾ।੧੫। 
ਜੱਪਣਾ 

ਰਾਜੇ ਨੂੰ (ਜਦ) ਇਕਲਿਆਂ ਵੇਖਿਆ, ਤਦ ਜੋਗੀ ਨੇ ਇਸ ਤਰ੍ਹਾਂ ਕਿਹਾ! ਮੈਂ ਤੈਨੂੰ 
ਇਕ ਚਮਤਕਾਰ _ਵਿਖਾਉਂਦਾ ਹਾਂ। ਉਸ ਤੋਂ ਬਾਦ ਤੈਨੂੰ ਮੰਤ੍ਰ _ਸਿਖਾਵਾਂਗਾ।੧੬। 
ਦੰਹਰਾ 

ਮੈਂ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋ ਪੁਰਸ਼ ਹੋ ਜਾਵਾਂਗਾ। ਪੁਰਸ਼ ਹੋਕੇ ਤੈਨੂੰ 
ਮੰਤੁ _ਸਿਖਾਵਾਂਗਾ ਅਤੇ ਇਸਤਰੀ ਹੋ ਕੇ _ਕਾਮ-ਕ੍ਰੀੜਾ _ਕਰਾਂਗਾ।੧੭। 
ਰੱਲ ਨੇ _/ਕੈਹ 

ਮੰਤੂ _ਦੇਣ ਵਾਲਾ ਪੁਰਸ਼ _ਪਿਤਾ ਅਤੇ ਮੌਤ _ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ। 
ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ, _ਕਾਮ-ਕ੍ਰੀੜਾ ਨਹੀਂ __ਕੀਤੀ _ਜਾਂਦੀ।੧੮। 


੭/ਤਲ 


ਬਹੁਤ ਬਰਸ _ਤਕ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਫਿਰ ਬਹੁਤ ਯਤਨ _ਕਰ 
ਕੇ ਮੰਤ੍ਰ ਹਾਸਲ ਕਰਨਾ ਚਾਹੀਦਾ ਹੈ। ਉਸ ਲਈ (ਉਸ ਦੇ ਸਾਹਮਣੇ) ਸੀਸ _ਨਿਵਾਉਣਾ 
ਚਾਹੀਦਾ ਹੈ। ਹੇ ਚਤੁਰ! ਦਸੋ, (ਫਿਰ) ਉਸ ਨਾਲ ਕਿਉਂ ਕਾਮ-ਕ੍ਰੀੜਾ ਕੀਤੀ ਜਾਏ।੧੯। 
ਜੱਪਣਾ 

ਤਦ ਜੋਗੀ ਨੇ ਇਸ ਤਰ੍ਹਾਂ ਕਿਹਾ ਤੁਹਾਨੂੰ ਮਿਲਣ ਲਈ ਇਹ ਭੇਖ ਬਣਾਇਆ ਸੀ। 
ਹੁਣ ਮੇਰੇ ਨਾਲ ਕਾਮ-ਕ੍ਰੀੜਾ ਕਰੋ ਅਤੇ ਹੇ ਪ੍ਰੀਤਮ! (ਮੇਰੀ) ਸ਼ੁਭ ਸੇਜ ਉਤੇ ਸੁਸ਼ੋਭਿਤ ਹੋਵੋਂ।੨0। 
ਦੰਹਰਾ 


ਤੈਨੂੰ ਮਿਲਣ ਲਈ ਮੇਰਾ ਤਨ _ਤੜਪਦਾ ਹੈ ਅਤੇ ਬਿਰਹੋਂ ਕਾਰਨ ਮੇਰੇ ਅੰਗ ਵਿਆਕੁਲ 
ਹੋਂ _ਗਏ ਹਨ। ਹੇ ਪਿ੍ਰਿਯ! (ਮੇਰੀ) ਸੇਜ ਉਤੇ ਆ ਕੇ ਬਿਰਾਜੋ ਅਤੇ ਅਜ ਮੇਰੇ ਨਾਲ ਰਮਣ 
ਕਰੋ।੨੧। (ਜੇ) ਭਜੋਗੇ ਤਾਂ ਚੋਰ ਕਹਿ ਕੇ ਪਕੜਵਾ ਦਿਆਂਗੀ ਅਤੇ (ਜੇ) ਛਡੋਂਗੇ ਤਾਂ ਗਾਲ੍ਹਾਂ 
ਦਿਆੰਗੀ। ਨਹੀਂ ਤਾਂ ਨਿਸੰਗ ਹੋ ਕੇ ਮੇਰੇ ਨਾਲ _ਰਮਣ _ਕਰੋ।੨੨। 

ਕਾਮ ਨਾਲ ਪੀੜਿਤ ਹੋਕੇ ਜੋ ਇਸਤਰੀ ਪ੍ਰਿਯ ਦੇ ਕੋਲ ਆਉਂਦੀ ਹੈ। (ਜੇ ਪ੍ਰਿਯ) ਉਸ 
ਨੂੰ ਨਿਰਾਸ ਜਾਣ ਦੇਵੇ ਤਾਂ ਉਸ ਨੂੰ ਮਹਾ ਨਰਕ ਵਿਚ ਸੁਟ ਦਿੱਤਾ ਜਾਵੇ।੨੩। ਜਿਸ 
(ਇਸਤਰੀ) ਦੇ ਸ਼ਰੀਰ ਵਿਚ ਜੇ _ਕਾਮ ਜਾਗਿਆ ਹੋਵੇ, ਉਸ ਨੂੰ (ਜੇ ਪੁਰਸ਼) ਪ੍ਰੇਮ ਦਾ ਦਾਨ 
ਨਹੀਂ ਦਿੰਦਾ, ਉਸ ਪੁਰਸ਼ ਨੂੰ ਉਥੇ ਸੁਟਿਆ ਜਾਏ ਜਿਥੇ ਨਰਕ _ਦੀ ਖਾਣ ਹੈ।੨੪। 


ਸੀ _ਦਸਮ-ਗ੍ਰੰਥ _ਸਾਹਿਬ 


੭%#=ੜਾਲ਼ 
ਰਾਮਜਨੀ ਗ੍ਰਿਹ ਜਨਮ _ਬਿਧਾਤੈ ਮੁਹਿ _ਦਿਯਾ। 
ਤਵ ਮਿਲਬੇ ਹਿਤ ਭੇਖ ਜੋਗ ਕੋ ਮੈ `ਲਿਯਾ। 
ਤੁਰਤ ਸੇਜ _ਹਮਰੀ ਅਬ _ਆਨਿ ਸੁਹਾਇਯੈ। 
ਹੋ ਹੂੈ ਦਾਸੀ ਤਵ ਰਹੋ ਨ ਮੁਹਿ ਤਰਸਾਇਯੈ। ੨੫। 
ਦੰਹਰਾ 
ਕਹਾ ਭਯੋ ਸੁਘਰੇ ਭਏ ਕਰਤ _ਜੁਬਨ ਕੋ _ਮਾਨ। 
ਬਿਰਹ ਬਾਨ ਮੋ ਕੋ ਲਗੇ ਬ੍ਰਿਥਾ ਨ ਦੀਜੈ ਜਾਨ। ੨੬। 
੭%#ਤਾਲ਼ 
ਬ੍ਰਿਥਾ ਨ ਦੀਜੈ ਜਾਨ ਮੈਨ ਬਸਿ ਮੈ ਭਈ। 
ਬਿਰਹਿ ਸਮੁੰਦ ਕੇ ਬੀਚ ਬੂਡਿ ਸਿਰ ਲੌ ਗਈ। 
ਭੋਗ ਕਰੇ ਬਿਨੁ ਮੋਹਿ ਜਾਨ ਨਹੀ ਦੀਜਿਯੈ। 
ਹੋ _ਘਨਵਾਰੀ ਨਿਸ ਹੇਰਿ ਗੁਮਾਨ ਨ ਕੀਜਿਯੈ। ੨੭। 
ਦਿਸਨ _ਦਿਸਨ ਕੇ ਲੋਗ _ਤਿਹਾਰੇ ਆਵਹੀ। 
ਮਨ _ਬਾਛਤ ਜੋ ਬਾਤ ਉਹੈ ਬਰ _ਪਾਵਹੀ। 
ਕਵਨ _ਅਵਗ੍ਯਾ ਮੋਰਿ ਨ ਤੁਮ ਕਹ ਪਾਇਯੈ। 
ਹੋ _ਦਾਸਨ ਦਾਸੀ ਹ੍ਹੈ ਹੋ ਸੇਜ ਸੁਹਾਇਯੈ। ੨੮। 
ਮੰਤ੍ਰ ਸਿਖਨ ਹਿਤ ਧਾਮ _ਤਿਹਾਰੇ ਆਇਯੋ। 
ਤੁਮ ਆਗੈ ਐਸੇ ਇਹ _ਚ਼ਰਿਤ _ਬਨਾਇਯੋ। 
ਮੈ ਨ ਤੁਹਾਰੇ ਸੰਗ ਭੋਗ ਕ੍ਯੋ ਹੂੰ _ਕਰੋ। 
ਹੋ ਧਰਮ ਛੂਟਨ ਕੇ ਹੇਤ ਅਧਿਕ ਮਨ ਮੈ ਡਰੋ। ੨੯। 
ਚੱਪਣਾ 


ਚਰਿਤ੍ਰ ਪਾਖਿਆਨ ੬੧ 


੭%/ੜਲ 

ਵਿਧਾਤਾ ਨੇ ਮੈਨੂੰ ਵੇਸਵਾ ਦੇ ਘਰ ਜਨਮ ਦਿੱਤਾ ਹੈ। ਤੈਨੂੰ ਮਿਲਣ ਲਈ ਮੈਂ ਜੋਗ ਦਾ 
ਭੇਖ ਲਿਆ ਹੈ। ਹੁਣ ਤੁਰਤ ਮੇਰੀ ਸੇਜ ਨੂੰ ਸੁਸ਼ੋਭਿਤ ਕਰੋਂ। ਮੈਂ ਤੁਹਾਡੀ ਦਾਸੀ ਹੋ ਕੇ ਰਹਾਂਗੀ, 
ਮੈਨੂੰ (ਹੋਰ) ਨ _ਤਰਸਾਓ।੨੫। 
ਦੰਹਰਾ” 

ਕੀ ਹੋਇਆ (ਜੇ ਤੁਸੀਂ) ਸੁਘੜ ਹੋ _ ਅਤੇ ਜਵਾਨੀ ਦਾ ਮਾਣ ਕਰਦੇ ਹੋ। ਮੈਨੂੰ ਵਿਯੋਗ 
ਦਾ ਬਾਣ _ਲਗਾ_ਹੈ, (ਇਸ ਨੂੰ) ਬਿਰਥਾ ਨ ਜਾਣ _ਦਿਓ।੨੬। 
੭%/ੜਲ 

(ਸਮੇਂ ਨੂੰ) ਵਿਅਰਥ ਨ ਜਾਣ ਦਿਓ, ਮੈਂ (ਇਸ ਵੇਲੇ) ਕਾਮ ਦੇ ਵਸ ਵਿਚ ਹਾਂ। (ਮੈਂ) 
ਵਿਰਹ ਦੇ ਸਮੁੰਦਰ ਵਿਚ ਸਿਰ ਤਕ ਡੂਬੀ ਹੋਈ ਹਾਂ। ਮੈਨੂੰ ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨ 
ਦਿਓ ਅਤੇ ਬਦਲ ਵਰਗੀ ਕਾਲੀ ਰਾਤ ਰੂਪ (ਮੇਰੀ ਕਾਮ ਅਵਸਥਾ) ਨੂੰ ਵੇਖ ਕੇ ਗੁਮਾਨ ਨ 
ਕਰੋਂ ।੨੭। 

ਹਰ ਪਾਸੇ ਤੋਂ ਲੋਕੀਂ ਤੁਹਾਡੇ ਕੋਲ ਆਉਂਦੇ ਹਨ। ਜੋ ਮਨ ਦੀ ਇੱਛਾ ਹੋਵੇ, ਉਹੀ ਵਰ 
ਪ੍ਰਾਪਤ ਕਰਦੇ _ਹਨ। ਮੇਰੇ ਤੋਂ ਕੀ ਗੁਸਤਾਖੀ ਹੋਈ ਹੈ (ਕਿ ਮੈਂ) ਤੁਹਾਨੂੰ ਪ੍ਰਾਪਤ ਨਹੀਂ ਕਰ 
ਸਕਦੀ। (ਮੈਂ) ਤੁਹਾਡੀ _ਦਾਸਨ ਦਾਸੀ ਹੋਵਾਂਗੀ, (ਮੇਰੀ) ਸੇਜਾ ਨੂੰ ਸੁਸ਼ੋਭਿਤ ਕਰੋ।੨੮। 


(ਰਾਜੇ ਨੇ ਉੱਤਰ ਦਿੱਤਾ ਕਿ ਮੈਂ) ਮੌਤ ਸਿਖਣ ਲਈ ਤੇਰੇ ਘਰ ਆਇਆ ਸਾਂ। ਅਗੋਂ ਤੂੰ 
ਅਜਿਹਾ ਚਰਿਤ੍ਰ ਬਣਾਇਆ ਹੈ। ਮੈਂ ਤੇਰੇ ਨਾਲ _ਕਾਮ-ਕ੍ਰੀੜਾ ਕਿਉਂ ਕਰਾਂ। (ਆਪਣੇ) ਧਰਮ 
ਦੇ ਨਸ਼ਟ ਹੋਣ ਕਾਰਨ ਮਨ _ਵਿਚ ਬਹੁਤ ਡਰਦਾ _ਹਾਂ।੨੯। 


ਚੱਪਲਾਂ 


ਰਾਮਜਨੀ ਬਹੁ ਚਰਿਤ੍ਰ _ਬਨਾਏ। ਹਾਇ ਭਾਇ ਬਹੁ _ਭਾਤਿ ਦਿਖਾਏ। 
ਜੰਤੂ ਮੰਤੁ ਤੋਤ੍ਰੋ ਅਤਿ ਕਰੇ। ਕੈਸੇ ਹੂੰ ਰਾਇ ਨ ਕਰ ਮੈ ਧਰੇ”। ੩0। 


(ਉਸ) ਵੇਸਵਾ ਨੇ ਬਹੁਤ ਚਰਿਤ੍ਰ _ਬਣਾਏ। ਬਹੁਤ ਤਰ੍ਹਾਂ ਦੇ ਹਾਵ-ਭਾਵ _ਵਿਖਾਏ। 
ਬਹੁਤ ਤਰ੍ਹਾਂ ਦੇ ਜੰਤੂ ਮੰਤ੍ਰ ਤੰਤੁ ਕੀਤੇ। (ਪਰ) ਕਿਸੇ ਤੜ੍ਹਾਂ ਵੀ ਰਾਜੇ ਨੂੰ (ਆਪਣੇ) ਹੱਥ ਵਿਚ 


ਨ ਕਰ ਸਕੀ।੩0। 
੭%/ੜਲ 
੭%/=ਤਲ 
ਚੋਰ ਚੋਰ ਕਹਿ ਉਠੀ ਸੁ ਆਗਨ ਜਾਇ ਕੈ। 
ਤਰਸ ਦਿਖਾਯੋ ਤਾਹਿ ਮਿਲਨ ਹਿਤ ਰਾਇ ਕੈ। ਉਹ ਵੇਹੜੇ ਵਿਚ ਜਾ ਕੇ “ਚੋਰ ਚੋਰ” ਕਹਿਣ ਲਗ _ਪਈ। _ਉਹ ਰਾਜੇ ਨੂੰ ਮਿਲਣ ਲਈ 
ਬਹਰਿ _ਕਹੀ ਤਿਯ ਆਇ ਬਾਤ _ਸਨ_ਲੀਜਿਯੈ। ਡਰਾਉਣ _ਲਗੀ। (ਉਸ) ਇਸਤਰੀ ਨੇ ਆ ਕੇ ਫਿਰ ਕਿਹਾ (ਕਿ ਮੇਰੀ) ਗੱਲ ਸੁਣ ਲਵੋ। 


(ਮੈਂ) ਹੁਣੇ ਤੈਨੂੰ ਬੰਨ੍ਹਵਾ `ਦਿਆਂਗੀ ਜਾਂ _ਮੇਰੇ _ਨਾਲ _ਕਾਮ-ਕ੍ਰੀੜਾ _ਕਰੋਂ।੩੧। 


'ਚੋਰ ਚੋਰ” ਦੇ ਬੋਲ ਸੁਣ ਲੋਕੀਂ ਆ ਪਹੁੰਚੇ। ਉਨ੍ਹਾਂ ਪ੍ਰਤਿ (ਇਸਤਰੀ ਨੇ) ਕਿਹਾ ਕਿ 
(ਸੈਂ) ਸੁਤੀ ਹੋਈ ਉਠ ਕੇ ਬਰੜਾਉਣ ਲਗ ਪਈ ਸਾਂ। ਉਨ੍ਹਾਂ ਦੇ ਘਰੀਂ ਜਾਣ ਤੇ, (ਇਸਤਰੀ 
ਨੇ) ਮਿਤਰ ਦਾ ਹੱਥ ਪਕੜ ਕੇ ਕਿਹਾ! ਜਾਂ ਤਾਂ (ਮੈਂ) ਤੈਨੂੰ ਹੁਣੇ ਬੰਨ੍ਹਵਾਉਂਦੀ ਹਾਂ, ਜਾਂ ਮੇਰੇ 


ਧਾਮ ਤੇ ਕਹਿਯੋ ਮਿਤ੍ਰ ਕੌ ਕਰ ਪਕਰਿ। ਹੁ 
ਜੋ ਨਾਲ _ਕਾਮ-ਕ੍ਰੀੜਾ _ਕਰੋ।੩੨। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਤਬੈ ਰਾਇ ਚਿਤ ਕੇ ਬਿਖੈ ਐਸੇ ਕਿਯਾ ਬਿਚਾਰ। 
ਚਰਿਤ ਖੇਲਿ ਕਛੁ _ਨਿਕਸਿਯੈ ਇਹੇ ਮੌਤ ਕਾ _ਸਾਰ। ੩੩। 
ਭਜੋ ਤੌ ਇਜਤ ਜਾਤ ਹੈ ਭੋਗ ਕਿਯੋ ਧਰਮ _ਜਾਇ। 
ਕਠਿਨ ਬਨੀ ਦੁਹੂੰ ਬਾਤ _ਤਿਹ ਕਰਤਾ ਕਰੈ _ਸਹਾਇ। _੩੪। 
ਪੂਤ ਹੋਇ ਤੌ ਭਾਂਡ ਵਹ ਸੁਤਾ ਤੌ ਬੇਸ੍ਯਾ ਹੋਇ। 
ਭੋਗ _ਕਰੇ _ਭਾਜਤ ਧਰਮ _ਭਜੇ _ਬੰਧਾਵਤ ਸੋਇ। _੩੫। 


ਚੱਪਣਾ 
ਕਹਿਯੋ ਸੁਨਹੁ ਤੁਮ ਬਾਤ ਪਿਆਰੀ। ਦੇਖਤ ਥੋ_ਮੈ ਪੀਤਿ ਤਿਹਾਰੀ। 
ਤੁਮ ਸੀ ਤ੍ਰਿਯਾ ਹਾਥ ਜੋ _ਪਰੈ। ਬਡੋ ਮੂੜ ਜੋ ਤਾਹਿ ਪੂਹਰੈ। ੩੬। 


ਦੰਹਰਾ 
ਰੂਪਵੰਤ ਤੋ ਸੀ ਤ੍ਰਿਯਾ ਪਰੈ ਜੁ ਕਰ ਮੈ ਆਇ। 
ਤਾਹਿ ਤ੍ਯਾਗ ਮਨ ਮੈ ਕਰੈ ਤਾ ਕੋ ਜਨਮ ਲਜਾਇ। ੩੭। 
ਪੋਸਤ ਭਾਗ ਅਫੀਮ _ਬਹੁਤ _ਲੀਜੈ ਤੁਰਤ _ਮੌਗਾਇ। 
ਨਿਜੁ ਕਰ ਮੋਹਿ ਪਿਵਾਇਯੈ ਹ੍ਿਦੈ ਹਰਖ ਉਪਜਾਇ। _੩੮। 
ਤੁਮ ਮਦਰਾ _ਪੀਵਹੁ _ਘਨੋ _ਹਮੈ _ਪਿਵਾਵਹੁ _ਭੰਗ। 
ਚਾਰਿ ਪਹਰ ਕੌ ਮਾਨਿਹੋ ਭੋਗਿ ਤਿਹਾਰੇ ਸੰਗ। ੩੯। 


ਚੱਪਣਾ 
ਫੂਲਿ ਗਈ ਸੁਨ ਬਾਤ ਅਯਾਨੀ। _ਭੇਦ ਅਭੇਦ _ਕੀ ਬਾਤ ਨ ਜਾਨੀ। 
ਅਧਿਕ ਹ੍ਰਿਦੇ ਮੈ ਸੁਖ _ਉਪਜਾਯੋ। ਅਮਲ _ਕਹਿਯੋ _ਸੋ ਤੁਰਤ ਮੰਗਾਯੋ। ੪0। 


ਦੰਹਰਾ 
ਪੋਸਤ _ਭਾਂਗ ਅਫੀਮ _ਬਹੁ ਗਹਿਰੀ ਭਾਂਗ _ਘੁਟਾਇ। 
ਤੁਰਤ _ਤਰਨਿ ਲ੍ਯਾਵਤ ਭਈ ਮਦ ਸਤ ਬਾਰ ਚੁਆਇ। _੪੧। 
੭%#=ੜਾਲ 
ਰਾਇ ਤਬੈ ਚਿਤ ਭੀਤਰ _ਕਿਯਾ _ਬਿਚਾਰ ਹੈ। 
ਯਾਹਿ ਨ ਭਜਿਹੌ ਆਜੁ ਮੌਤ ਕਾ ਸਾਰ ਹੈ। 
ਅਧਿਕ ਮਤ ਕਰਿ ਯਾਹਿ ਖਾਟ ਪਰ _ਡਾਰਿ ਕੈ। 
ਹੋਂ _ਸਾਠਿ ਮੁਹਰ ਦੈ ਭਜਿਹੋ ਧਰਮ ਸੰਭਾਰਿ ਕੈ। ੪੨। 
ਦੰਹਰਾ 
ਰੀਤਿ ਨ ਜਾਨਤ ਪ੍ਰੀਤ ਕੀ _ਪੈਸਨ ਕੀ _ਪਰਤੀਤ। 
ਬਿਛੂ _ਬਿਸੀਅਰੁ _ਬੇਸਯਾ ਕਹੋ _ਕਵਨ ਕੇ _ਮੀਤ। ੪੩। 


ਚਰਿਤ੍ਰ ਪਾਖਿਆਨ ੬੩ 


ਦੰਹਰਾ 

ਤਦ ਰਾਜੇ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਕਿ ਮੰਤ੍ਰ ਦਾ ਸਾਰ ਇਹ ਹੈ ਕਿ 
(ਇਸ ਨਾਲ ਕੋਈ) ਚਰਿਤ੍ਰ ਖੇਡ ਕੇ ਨਿਕਲਿਆ ਜਾਏ।੩੩। (ਜੇ ਮੈਂ) ਭਜਦਾ ਹਾਂ ਤਾਂ ਇਜ਼ਤ 
ਜਾਂਦੀ ਹੈ। (ਅਤੇ) ਕ੍ਰਾਮ-ਕ੍ਰੀੜਾ ਕਰਨ ਨਾਲ _ਧਰਮ ਜਾਂਦਾ ਹੈ। ਦੋਵੇਂ _ਗੌਲਾਂ ਕਰ ਕੇ _ਕਠਿਨ 
ਸਥਿਤੀ ਬਣ ਗਈ ਹੈ, ਹੁਣ ਪਰਮਾਤਮਾ _ਹੀ _ਮੌਂਦਦ _ਕਰੇ।੩੪। (ਰਾਜਾ ਸੋਚਣ ਲਗਾ ਕਿ) 
ਜੇ ਇਸ ਤੋਂ ਪੁੱਤਰ ਹੋਵੇਗਾ ਤਾਂ ਉਹ ਭੰਡ ਬਣੇਗਾ (ਅਤੇ ਜੇ) ਪੁੱਤਰੀ ਹੋਏਗੀ ਤਾਂ ਵੇਸਵਾ 
ਬਣੇਗੀ। _ਕਾਮ-ਕ੍ਰੀੜਾ ਕਰਨ ਤੇ ਧਰਮ ਜਾਂਦਾ ਹੈ ਅਤੇ ਦੌੜਨ ਨਾਲ ਉਹ ਬੰਨ੍ਹਵਾ 
ਦੇਵੇਗੀ।੩੫। 
ਚੱਪਣਾ 

(ਰਾਜੇ ਨੇ) ਕਿਹਾ! ਹੇ ਪ੍ਰਿਯਾ! ਮੇਰੀ ਗੱਲ ਸੁਣ। ਮੈਂ ਤਾਂ ਤੇਰੀ ਪ੍ਰੀਤ ਵੇਖ ਰਿਹਾ ਸਾਂ। 
(ਜੇ) ਤੇਰੇ _ਵਰਗੀ ਸੁੰਦਰ ਇਸਤਰੀ ਹੱਥ _ਲਗੇ, (ਤਾਂ) ਜੋ ਛਡ ਦੇਵੇ, ਉਹ ਵੱਡਾ ਮੂਰਖ 
ਹੈ।੩੬। 


ਤੇਰੇ ਵਰਗੀ _ਰੂਪਵਾਨ ਇਸਤਰੀ ਜੇ ਹੱਥ ਵਿਚ ਆ 
(ਜੋ) ਮਨ ਵਿਚ (ਵਿਚਾਰ ਕਰੇ), ਤਾਂ ਉਸ ਦਾ ਜਨਮ ਲੈਣਾ ਹੀ _ਲੱਜਾ ਦੀ ਗੱਲ ਹੈ।੩੭। 
(ਤੂੰ) ਬਹੁਤ _ਸਾਰੀ ਪੋਸਤ, ਭੰਗ, ਅਫ਼ੀਮ ਤੁਰਤ ਮੰਗਵਾ _ਲੈ। _ਹਿਰਦੇ ਵਿਚ ਪਸੰਨ ਹੋਕੇ 
ਮੈਨੂੰ ਆਪਣੇ ਹੱਥ _ਨਾਲ (ਭੰਗ ਆਦਿ) ਪਿਲਾ ਦੇ।੩੮। ਤੂੰ ਬਹੁਤ ਅਧਿਕ ਸ਼ਰਾਬ _ਪੀ 
ਅਤੇ ਮੈਨੂੰ ਭੰਗ _ਪਿਵਾ। (ਤਾਂ ਜੋ ਮੈਂ) ਤੇਰੇ ਨਾਲ _ਚਾਰ ਪਹਿਰ ਤਕ _ਕਾਮ-ਕ੍ਰੀੜਾ _ਕਰ 
ਸਕਾਂ।੩੯। 
ਚੱਪਾਣ 

(ਉਹ) ਅਨਜਾਣ (ਇਸਤਰੀ) ਇਹ ਗੱਲ ਸੁਣ ਕੇ ਫੁਲ ਗਈ। (ਉਸ ਨੇ) ਭੇਦ ਅਤੇ 
ਅਭੇਦ ਦੀ ਗੱਲ ਨ _ਸਮਝੀ। ਉਸ ਨੇ ਮਨ ਵਿਚ ਅਧਿਕ ਪ੍ਰਸੰਨ ਹੋਕੇ ਉਹ ਨਸ਼ੇ (ਜੋ ਰਾਜੇ 
ਨੇ) ਕਹੇ ਸਨ, ਤੁਰਤ ਮੰਗਵਾ ਲਏ।੪0। 
ਦੰਹਰ” 
ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ _ਲਿਆ ਦਿੱਤੀ।੪੧। 


੭/ਤਲ 


ਰਾਜੇ ਨੇ ਤਦ ਚਿਤ ਵਿਚ ਵਿਚਾਰ _ਕੀਤਾ। ਇਸ ਨਾਲ ਅਜ ਕਾਮ-ਕ੍ਰੀੜਾ ਨਹੀਂ 
ਕਰਾਂਗਾ, ਇਹੀ ਮੌਤ ਦਾ ਸਾਰ ਹੈ। ਇਸ ਨੂੰ ਬਹੁਤ ਅਧਿਕ ਮਸਤ ਕਰ ਕੇ ਅਤੇ ਮੰਜੀ ਉਤੇ 
ਪਾ ਕੇ (ਆਪਣਾ) ਧਰਮ ਸੰਭਾਲ ਕੇ _ਭਜਾਂਗਾ ਅਤੇ ਇਸ ਨੂੰ _ਸੌਠ ਮੋਹਰਾਂ (ਦੇ _ਜਾਵਾਂਗਾ)।੪੨। 


ਦੰਹਰਾ” 
(ਇਹ) ਪ੍ਰੇਮ ਦੀ ਰੀਤ ਨੂੰ ਨਹੀਂ ਸਮਝਦੀ, (ਇਸ ਨੂੰ) ਪੈਸਿਆਂ ਵਿਚ ਹੀ ਵਿਸ਼ਵਾਸ ਹੈ। 
ਬਿਛੂ, ਸੈਂਪ ਅਤੇ ਵੇਸਵਾ ਦਸੋ, _ਭਲਾ _ਕਿਸ ਦੇ ਮਿਤਰ _ਹਨ।੪੩। 


ਸੀ _ਦਸਮ-ਗ੍ਰੰਥ _ਸਾਹਿਬ 


ਤਾ ਕੋ ਮਦ ਪ੍ਯਾਯੋ ਘਨੋ ਅਤਿ ਚਿਤ ਮੋਦ _ਬਢਾਇ। 

ਮਤ ਸਵਾਈ ਖਾਟ ਪਰ ਆਪਿ ਭਜਨ ਕੇ ਭਾਇ। ੪੪। 

ਮਦਰਾ _ਪ੍ਯਾਯੋ _ਤਰੁਨਿ ਕੋ _ਨਿਜੁ _ਕਰ _ਪ੍ਯਾਲੇ ਡਾਰਿ। 

ਇਹ ਛਲ ਸੋ ਤਿਹ ਮਤ ਕਰਿ ਰਾਖੀ ਖਾਟ ਸੁਵਾਰਿ। ੪੫। 
੭%#=ੜਾਲ 

ਭਰਿ ਭਰਿ ਨਿਜੁ ਕਰ ਪ੍ਯਾਲੇ ਮਦ ਤਿਹ ਪ੍ਯਾਇਯੋ। 

ਰਾਮਜਨੀ ਸੋ ਅਧਿਕ ਸੁ ਨੇਹ _ਜਤਾਇਯੋ। 

ਮਤ ਹੋਇ ਸ੍ਰੈ ਗਈ ਰਾਇ ਤਬ ਯੌ ਕਿਯੋ। 

ਹੋ _ਸਾਠਿ ਮੁਹਰ ਦੈ ਤਾਹਿ ਭਜਨ ਕੋ ਮਗੁ _ਲਿਯੋ। ੪੬। 

ਜੋ ਤੁਮ ਸੌ ਹਿਤ ਕਰੇ ਨ ਤੁਮ ਤਿਹ ਸੌ ਕਰੋਂ। 

ਜੋ ਤੁਮਰੇ ਰਸ ਢਰੇ ਨ ਤਿਹ ਰਸ ਤੁਮ ਢਰੋਂ। 

ਜਾ ਕੇ ਚਿਤ ਕੀ ਬਾਤ ਆਪੁ ਨਹਿ ਪਾਇਲੈ। 

ਹੋ ਤਾ ਕਹ ਚਿਤ ਕੋ ਭੇਦ ਨ ਕਬਹੁ ਜਤਾਇਯੈ। ੪੭। 
ਦੰਹਰਾ 

ਰਾਇ ਭਜ੍ਯੋ ਤ੍ਰਿਯ ਮਤ ਕਰਿ _ਸਾਠਿ ਮੁਹਰ ਦੈ ਤਾਹਿ। 

ਆਨਿ ਬਿਰਾਜ੍ਯੋ ਧਾਮ ਮੈ _ਕਿਨਹੂੰ ਨ ਹੇਰਿਯੋ _ਵਾਹਿ। ੪੮। 
੭%#ਤਾਲ਼ 

ਤਬੈ ਰਾਇ ਗ੍ਰਿਹ ਆਇ ਸੁ ਪੁਣ ਐਸੇ ਕਿਯੋ। 

ਭਲੇ ਜਤਨ ਸੋ ਰਾਖਿ ਧਰਮ ਅਬ ਮੈ ਲਿਯੋ। 

ਦੇਸ ਦੇਸ ਨਿਜੁ ਪ੍ਰਭ ਕੀ ਪੂਭਾ ਬਿਖੇਰਿਹੌ। 

ਹੋ ਆਨ ਤ੍ਰਿਯਾ ਕਹ ਬਹੁਰਿ ਨ ਕਬਹੂੰ ਹੇਰਿਹੌ। ੪੯। 
ਦੰਹਰਾ 

ਵਹੈ ਪੂਤਗ੍ਯਾ _ਤਦਿਨ ਤੇ _ਬ੍ਯਾਪਤ ਮੋ __ਹਿਯ _ਮਾਹਿ। 

ਤਾ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ _ਨਾਹਿ। ੫0। 


ਮਤੁ _ਸ਼ਠਮ ਨ੍ਤ/ _%੬/ ੨੧੫੭ %ਫਲੂੰ/ 


੭%7ਤਲ 
ਬੈਦਿਸਾਲ ਨ੍ਰਿਪ ਸੁਤ ਕੋ _ਦਿਯੋ __ਪਠਾਇ ਕੈ। 
ਭੋਰ ਹੋਤ ਪੁਨ ਲਿਯੋ ਸੁ ਨਿਕਟਿ ਬੁਲਾਇ ਕੈ। 
ਮੰਤ੍ਰੀ ਤਬ ਹੀ ਕਥਾ ਉਚਾਰੀ ਆਨਿ_ਕੈ। 
ਹੋ ਬਢ੍ਰਯੋ ਭੂਪ ਕੇ ਭਰਮ ਅਧਿਕ ਜਿਯ ਜਾਨਿ ਕੈ। ੧। 


ਚਰਿਤ੍ਰ ਪਾਖਿਆਨ ੬੫ 


(ਰਾਜੇ ਨੇ) ਬਹੁਤ ਆਨੰਦ ਵਧਾ ਕੇ _ਉਸ ਨੂੰ ਬਹੁਤ ਸ਼ਰਾਬ ਪਿਲਾ ਦਿੱਤੀ ਅਤੇ ਆਪ 
ਭਜਣ ਲਈ ਉਸ ਨੂੰ ਮਦ-ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ।੪੪। (ਰਾਜੇ ਨੇ) ਆਪਣੇ 
ਹੱਥ _ਨਾਲ ਪਿਆਲੇ ਵਿਚ ਪਾਕੇ ਸ਼ਰਾਬ ਪਿਲਾਈ ਅਤੇ ਇਸ ਛਲ ਨਾਲ ਉਸ ਨੂੰ ਮਸਤ 
ਕਰ ਕੇ ਮੰਜੇ ਉਤੇ _ਸੁਆ ਦਿੱਤਾ।੪੫। 


੭%/ਤਲ 


ਉਸ ਨੂੰ (ਰਾਜੇ ਨੇ) ਆਪਣੇ ਹੱਥ _ਨਾਲ _ਭਰ _ਭਰ ਕੇ ਪਿਆਲੇ _ਪਿਲਾਏ। (ਉਸ) 


ਵੇਸਵਾ ਨਾਲ ਬਹੁਤ ਪ੍ਰੇਮ _ਜਤਾਇਆ। (ਜਦੋਂ ਉਹ) ਮਸਤ ਹੋਕੇ ਸੋਂ ਗਈ, ਤਦ (ਰਾਜੇ ਨੇ) 
ਇੰਜ ਕੀਤਾ ਕਿ ਉਸ ਨੂੰ ਸਠ ਮੋਹਰਾਂ ਦੇ ਕੇ ਆਪ _ਭਜਣ ਦਾ ਰਸਤਾ ਪਕੜਿਆ।੪੬। 

ਜੇ ਕੋਈ (ਇਸਤਰੀ) ਤੁਹਾਡੇ ਨਾਲ ਹਿਤ ਕਰੇ, _(ਤਾਂ) ਤੁਸੀਂ ਉਸ ਨਾਲ ਨ _ਕਰੋਂ। ਜੇ 
(ਉਹ) ਤੁਹਾਡੇ ਰਸ ਵਿਚ ਮਗਨ ਹੋ ਜਾਏ (ਤਾਂ) ਤੁਸੀਂ ਉਸ ਦੇ ਰਸ ਵਿਚ ਗ਼ਰਕ ਨ ਹੋਵੋ। 
ਜਿਸ (ਇਸਤਰੀ) ਦੇ ਚਿਤ ਦੀ ਗੱਲ ਤੁਸੀਂ ਨਹੀਂ ਸਮਝ ਸਕਦੇ, (ਤਾਂ) ਉਸ ਨੂੰ ਆਪਣੇ ਚਿਤ 
ਦਾ ਭੇਦ ਬਿਲਕੁਲ ਨ _ਦਸੋ।8੭। 


ਦੰਹਰਾ 


॥੨੧੨ &੭ 


ਤਦ ਰਾਜੇ ਨੇ ਘਰ ਪਹੁੰਚ ਕੇ ਇਸ ਤਰ੍ਹਾਂ ਪੂਰਣ _ਕੀਤਾ ਕਿ ਮੈਂ ਹੁਣ ਚੰਗੇ ਯਤਨ 
ਨਾਲ ਆਪਣਾ ਧਰਮ _ਬਚਾ ਲਿਆ ਹੈ। (ਹੁਣ ਮੈਂ) ਦੇਸ ਦੇਸਾਂਤਰਾਂ ਵਿਚ ਆਪਣੇ ਪ੍ਰਭੂ 
ਦੀ ਪ੍ਰਭੁਤਾ ਨੂੰ ਪ੍ਰਸਾਰਾਂਗਾ ਅਤੇ ਪਰਾਈ ਇਸਤਰੀ ਨੂੰ ਫਿਰ ਕਦੇ ਵੀ ਨਹੀਂ 
ਵੇਖਾਂਗਾ।੪੯। 


ਦੰਹਰ” 
ਉਸ ਦਿਨ ਦੀ ਉਹ ਪ੍ਰਤਿਗਿਆ ਮੇਰੇ ਮਨ ਵਿਚ ਵਿਆਪਤ ਹੈ। ਉਸ ਦਿਨ ਤੋਂ (ਮੈਂ 
ਕਿਸੇ) ਪਰਾਈ ਇਸਤਰੀ ਨੂੰ ਨਹੀਂ _ਵੇਖਦਾ।੫0। 


/ਏਥੋ ਸੰ ਯਾਰਤੁੱਪ/ਸਆਨ ਦੇ ਤੁੰਆ ਲਾਰੇ ਦੇ ਅੰਤ ਭੂਪ ਸੰਵਾਦ ਦੇ ਸੌਨੂਵੇ' ਗਾਰਤ੍ਰ ਦੀ ਨਆਘਤਨ 
ਅੜ ਲਭ _ਹੀ/ _%੬/ ੨੧੫/ ਚਲਟਾ/ 


੭/ਤਲ 


ਰਾਜੇ ਨੇ ਆਪਣੇ ਪੁੱਤਰ ਨੂੰ _ਬੰਦੀਖਾਨੇ ਵਿਚ ਭੇਜ ਦਿੱਤਾ। ਸਵੇਰ ਹੋਣ ਤੇ ਉਸ ਨੂੰ 
ਫਿਰ ਆਪਣੇ ਕੋਲ ਬੁਲਾ ਲਿਆ। ਮੌਤ੍ਰੀ ਨੇ ਤਦ ਹੀ ਆ ਕੇ ਕਥਾ ਉਚਾਰੀ। (ਉਸ ਨੂੰ) ਚਿਤ 
ਵਿਚ ਚੰਗੀ ਤਰ੍ਹਾਂ ਜਾਣਨ ਤੇ ਰਾਜੇ ਦਾ ਭਰਮ ਵੱਧ ਗਿਆ (ਅਰਥਾਤ! ਇਸਤਰੀ ਦੇ 


ਚਰਿਤੂ _ਬਾਰੇ _ ਸ਼ੰਕਾ ਦ੍ਰਿੜ੍ਹ ਹੋ _ਗਈ)।੧। 


੬੬ 


ਤਾ ਸੌ ਕਿਯਾ ਚਰਿਤੁ ਤਿਨ ਸੋ ਤੁਮ ਸੁਨਹੁ ਨ੍ਰਿਪਾਲ। ੨। 

ਬਿਤਨ ਮਤੀ ਇਕ _ਚੰਚਲਾ ਹਿਤੂ ਮੁਗਲ _ਕੀ _ਏਕ। 

ਜੰਤ ਮੰਤ੍ਰ ਅਰੁ _ਬਸੀਕਰ ਜਾਨਤ ਹੁਤੀ ਅਨੇਕ। ੩। 
੭%7ਤਲ 

ਏਕ ਦਿਵਸ ਤਿਨ ਲੀਨੀ ਸਖੀ ਬੁਲਾਇ ਕੈ। 

ਪਰਿ ਗਈ ਤਿਨ ਮੈ ਹੋਡ ਸੁ ਐਸੇ ਆਇ ਕੈ। 

ਕਾਲਿ ਸਜਨ ਕੇ ਬਾਗ _ਕਹਿਯੋ ਚਲਿ ਜਾਇ ਹੋ। 

ਹੋ ਇਹ ਮੂਰਖ ਕੇ ਦੇਖਤ ਭੋਗ ਕਮਾਇ ਹੋ। ੪। 
ਦੰਹਰਾ 

ਦੁਤੀਯ ਸਖੀ ਐਸੇ _ਕਹਿਯੋ ਸੁਨੁ _ਸਖੀ ਬਚਨ _ਹਮਾਰ। 

ਭੋਗ ਕਸੈਹੋ ਯਾਰ ਸੋ ਨਾਰ ਬਧੈਹੋ ਜਾਰ। ੫। 


ਚੱਪਲਾਂ 


ਅਸਤਾਚਲ _ਸੂਰਜ ਜਬ _ਗਯੋ। ਪ੍ਰਾਚੀ ਦਿਸ ਤੇ ਸਸਿ ਪ੍ੁਗਟਯੋ। 
ਭਾਗਵਤਿਨ _ਉਪਜ੍ਯੋ ਸੁਖ ਭਾਰੋ। _ਬਿਰਹਿਣਿ ਕੌ ਸਾਇਕ ਸਸਿ ਮਾਰੋ। ੬। 


ਦੰਹਰਾ 
ਅਸਤਾਚਲ _ਸੂਰਜ _ਗਯੋ _ਰਹਿਯੋ ਚੰਦੂ _ਮੰਡਰਾਇ। 
ਲਪਟਿ _ਰਹਿਯੋ __ਪਿਯ _ਤ੍ਰਿਯਨ ਸੋ ਤ੍ਰਿਯਾ _ਪਿਯਨ _ਲਪਟਾਇ। _੭। 
ਉਡਗ _ਤਗੀਰੀ ਰਵਿ _ਅਥਨ ਪੂਭਾ _ਪੁਵਾਨਾ _ਪਾਇ। 
ਜਾਨੁਕ ਚੰਦੂ _ਅਮੀਨ ਕੇ ਫਿਰੇ _ਬਿਤਾਲੀ ਆਇ। ੮। 


ਚੱਪਲਾਂ 


ਅਸਤਾ ਸੋ _ਭੋਗਨ ਤਿਨ ਮਾਨੇ। ਚਾਰਿ ਜਾਮ _ਘਟਿਕਾ ਇਕ ਜਾਨੇ। 
ਚੌਥੇ ਜਾਮ ਸੋਇ ਕਰ ਰਹੇ। ਚਤੁਰਨ ਕੇ ਗ੍ਰੀਵਾ ਕੁਚ ਗਹੇ। ੯। 


ਦੰਹਰਾ” 
ਨਾਨ ਖਾਨ ਅਰੁ ਦਾਨ ਹਿਤ ਦਿਨਿ ਦਿਖਿ ਜਗਿ ਹੈ ਰਾਜ। 
ਦੁਜਨ _ਦਲਨ _ਦੀਨੋਧਰਨ _ਦੁਸਟਨ _ਦਾਹਿਥੇ _ਕਾਜ। _੧0। 


ਚਰਿਤ੍ਰ ਪਾਖਿਆਨ ੬੭ 


ਦੰਹਰਾ 

ਬਦਖ਼ਸ਼ਾਂ (ਨਾਂ ਦੇ) ਸ਼ਹਿਰ ਵਿਚ ਇਕ ਮੁਗਲ ਇਸਤਰੀ ਰਹਿੰਦੀ ਸੀ। ਉਸ ਨੇ ਜੋ 
ਚਰਿਤ੍ਰ _ਕੀਤਾ, ਉਸ ਨੂੰ ਹੇ ਰਾਜਨ! ਸੁਣੋ।੨। ਮੁਗ਼ਲ ਨਾਲ _ਹਿਤ ਕਰਨ _ਵਾਲੀ _ਬਿਤਨ ਮਤੀ 
(ਨਾਂ ਦੀ) ਇਕ _ਇਸਤਰੀ ਸੀ। _(ਉਹ) ਜੰਤੂ, ਮੰਤੁ ਅਤੇ _ਵਸ ਕਰਨ _ਵਾਲੇ ਅਨੇਕ _ਢੰਗ 
ਜਾਣਦੀ ਹੁੰਦੀ ਸੀ।੩। 


੭/ਤਲ 


ਇਕ ਦਿਨ ਉਸ ਨੇ ਸਖੀ ਨੂੰ ਬਲਾਇਆ। ਉਨ੍ਹਾਂ ਵਿਚ ਇਸ ਤਰ੍ਹਾਂ ਦੀ ਇਕ ਸ਼ਰਤ ਆ 
ਲਗੀ। _(ਪਹਿਲੀ) ਕਹਿਣ ਲਗੀ ਕਿ ਕਲ ਇਸ ਸਜਨ (ਪ੍ਰੀਤਮ) ਦੇ ਬਾਗ _ਵਿਚ ਜਾਵਾਂਗੀ 
ਅਤੇ _ਇਸ ਮੂਰਖ ਦੇ ਵੇਖਦਿਆਂ (ਹੋਰ _ਨਾਲ) _ਕਾਮ-ਕ੍ਰੀੜਾ _ਕਰਾਂਗੀ।੪। 


ਦੂਜੀ ਸਖੀ ਨੇ ਇੰਜ ਕਿਹਾ!! ਹੇ ਸਖੀ! ਮੇਰਾ ਬਚਨ _ਸੁਣ। (ਮੈਂ ਇਕ) ਯਾਰ _ਨਾਲ 
ਅਤੇ _ਦੂਜੇ ਤੋਂ _ਨਾੜਾ ਬੰਨ੍ਹਾਵਾਂਗੀ। _੫। 


ਸ਼ਾਮ ਨੂੰ ਜਦ ਸੂਰਜ ਡੁਬ ਗਿਆ ਅਤੇ ਪੂਰਬ ਵਲੋਂ _ ਚੰਦੂਮਾ ਨਿਕਲ ਆਇਆ। ਭਾਗਾਂ 
ਭਰੀਆਂ (ਦੇ ਮਨ ਵਿਚ) ਬਹੁਤ ਸੁਖ ਪੈਂਦਾ ਹੋਇਆ। _ਵਿਯੋਗਣਾਂ ਨੂੰ ਚੰਦਰਮਾ ਨੇ ਤੀਰਾਂ ਨਾਲ 
ਵਿੰਨ੍ਹ _ਸੁਟਿਆ।੬। 
ਦੰਹਾਰਾ 


ਸੂਰਜ _ਡੁਬ _ਗਿਆ ਅਤੇ ਚੰਦ੍ਰਮਾ ਘੁੰਮਣ ਲਗ _ਗਿਆ। _ਮਰਦ ਔਰਤਾਂ _ਨਾਲ _ਅਤੇ 
ਔਰਤਾਂ _ਮਰਦਾਂ ਨਾਲ _ਲਿਪਟਣ ਲਗ _ਗਈਆ।੭। ਸੂਰਜ ਦੇ ਛਿਪਣ ਨਾਲ ਚਾਂਦਨੀ ('ਪਰਭਾ”) 
ਰੂਪੀ ਪ੍ਰਵਾਨਾ ਪ੍ਰਾਪਤ ਕਰ _ਕੇ _(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚੰਦੂਮਾ ਰੂਪੀ ਥਾਣੇਦਾਰ ਦੇ 
ਤਾਰੇ ਰੂਪੀ _ਚੋਬਦਾਰ ('ਬਿਤਾਲੀ”) ਪਹਿਰਾ ਬਦਲਣ ਲਈ _ਆ ਗਏ ਹੋਣ।੮। 
ਚੱਪਾਣ 

(ਇਸ ਤਰ੍ਹਾਂ) ਸੂਰਜ ਦੇ ਡੁਬਦਿਆਂ ਹੀ ਉਨ੍ਹਾਂ `ਨੇ _ਕਾਮ-ਕ੍ਰੀੜਾ ਸ਼ੁਰੂ _ਕਰ ਦਿੱਤੀ 


ਚਾਰ _ਪਹਿਰਾਂ ਨੂੰ ਇਕ _ਘੜੀ ਜਿੰਨਾ _ਸਮਝਿਆ। ਚਾਰ ਪਹਿਰ ਤਕ ਸੁਤੇ ਰਹੇ ਅਤੇ ਚੌਹਾਂ 
ਗਰਦਨਾਂ ਅਤੇ ਕੂਚ ਪਕੜੀ _ਰਖੇ।੯। 


ਦੰਹਰਾ 


ਅਤੇ 
ਨੇ 


ਰਾਜੇ ਇਸ਼ਨਾਨ ਕਰਨ, ਖਾਣ ਪੀਣ ਅਤੇ _ਦਾਨ ਕਰਨ ਲਈ 
ਜਾਗ ਨੂੰ ਦਲਣ ਲਈ, ਦੀਨਾਂ (ਗਰੀਬਾਂ) ਦਾ _ਉੱਧਾਰ ਕਰਨ _ਲਈ 
ਅਤੇ _ਪਾਪੀਆਂ ਨੂੰ ਸਾੜਨ _ਲਈ (ਤਤਪਰ _ਹੋ ਜਾਂਦੇ _ਹਨ)।੧0। 


੭ਾਵੀਯਾ 


ਜਾਨਿ _ਪਯਾਨ _ਬਿਛੋਹ ਤ੍ਰਿਯਾਨ ਕੇ ਛੋਭ _ਬੜ੍ਯੋ ਉਰ ਭੀਤਰ _ਭਾਰੀ। 
ਅੰਚਰ _ਡਾਰਿ ਕੈ _ਮੋਤਿਨ ਹਾਰ ਦੁਰਾਵਤ ਜਾਨਿ ਭਯੋ _ਉਜਿਯਾਰੀ। 
ਪਾਨਹੂੰ _ਪੋਛਤ ਪ੍ਰੀਤਮ ਕੋ ਤਨ ਕੈਸੇ ਰਹੈ ਇਹ ਚਾਹਤ ਪ੍ਯਾਰੀ। 


ਚੰਦ ਚੜਿਯੋ ਸੁ _ਚਹੈ ਚਿਰ ਲੌ ਚਿਤ ਦੇਤ ਦਿਵਾਕਰ ਕੀ _ਦਿਸਿ _ਗਾਰੀ। _੧੧। 


ਚਲੋ 
ਕਿਧੋ 


ਭੁਜ਼ੰਨਾ ਛੰਦ 
ਪ੍ਰਾਨ ਪ੍ਯਾਰੇ ਫੁਲੇ ਫੂਲ ਆਛੇ। ਦਿਪੈ ਚਾਰੁ ਮਾਨੋ _ਢਰੇ ਮੈਨ ਸਾਛੇ। 
ਗੀਰਬਾਣੇਸਹੂੰ ਕੇ _ਸੁਧਾਰੇ। ਸੁਨੇ ਕਾਨ ਐਸੇ ਨ_ਵੈਸੇ ਨਿਹਾਰੇ। ੧੨। 


ਤਿਹੀ ਬਾਗ ਹੂੰ ਮੈ ਤਰੋਰੁਹ ਚਬੈਯੈ। ਰਿਝੈਯੈ ਤੁਮੈ ਭੋਗ _ਭਾਵਤ ਕਮੈਯੈ। 


ਬਿਲੰਬ ਨ ਕਰੋ ਪ੍ਰਾਤ ਹੋਤੋਂ ਪਧਾਰੇ। 


੭%7ਤਲ 
ਲਈ _ਸਹਚਰੀ ਚਤੁਰਿ ਸੋ ਏਕ ਬੁਲਾਇ ਕੈ। 
ਕਹੋ ਪਿਅਰਵਾ ਸਾਥ _ਭੇਦ ਸਮਝਾਇ ਕੈ। 
ਲਿਖਿ _ਪਤਿਯਾ _ਕਰ ਦਈ _ਕਹਿਯੋ ਤਿਹ ਦੀਜੀਯੋ। 
ਹੋ ਕਾਲਿ ਹਮਾਰੇ ਬਾਗ ਕ੍ਰਿਪਾ ਚਲਿ _ਕੀਜੀਯੋ। _੧੪। 
ਕਹਿਯੋ _ਪਿਅਰਵਹਿ _ਐਸ ਭੇਦ _ਸਮੁਝਾਇਯੋ। 
ਕਾਲਿ _ਹਮਾਰੇ ਬਾਗ ਕ੍ਰਿਪਾ ਕਰਿ ਆਇਯੋ। 
ਜਬੈ ਮੁਗਲ _ਛਲਿ ਦੈਹੋ ਰੂਖ _ਚੜਾਇ ਕੈ। 
ਹੋ ਤਬੈ ਸਜਨਵਾ ਮਿਲਿਯਹੁ ਹਮ ਕੋ ਆਇ _ਕੈ। ੧੫। 
ਦੰਹਾਰਾ 
ਪ੍ਰਾਤ ਮੁਗਲ ਕੋ ਲੈ ਚਲੀ ਅਪਨੇ _ਬਾਗ _ਲਿਵਾਇ। 
ਰਸ ਕਸ ਲੈ ਮਦਰਾ ਚਲੀ ਹਿਿਦੈ ਹਰਖ ਉਪਜਾਇ। _੧੬। 
ਬਾਗ ਮੁਗਲ _ਕੋ_ਲੈ ਚਲੀ ਉਤ ਨ੍ਰਿਪ ਸੁਤਹਿ _ਬੁਲਾਇ। 
ਫਲਨ _ਚਬਾਵਨ _ਕੇ ਨਮਿਤ ਚੜੀ _ਬਿਰਛ _ਪਰ _ਜਾਇ। _੧੭। 
ਚੜਤ _ਰੂਖ _ਐਸੇ _ਕਹਿਯੋ ਕਹਾ ਕਰਤ ਤੈ _ਕਾਜ। 
ਮੁਹਿ ਦੇਖਤ ਤ੍ਰਿਯ ਅਨਤ ਸੋ ਰਮਤ ਨ ਆਵਤ _ਲਾਜ। _੧੮। 
ਉਤਰਿ ਰੂਖ ਤੇ ਯੋ ਕਹੀ ਕਹਾ ਗਈ ਵਹ ਤ੍ਰੀਯ। 
ਤੋ ਜਿਹ ਅਬ ਭੋਗਤ ਹੁਤੋ ਅਧਿਕ ਮਾਨਿ ਸੁਖ ਜੀਯ। _੧੯। 


ਸਭੈ ਚਿਤ ਕੇ ਦੂਰਿ ਕੈ ਸੋਕ ਡਾਰੈ। ੧੩। 


ਚਰਿਤ੍ਰ ਪਾਖਿਆਨ ੬੯ 


੭ਾਵੰਯਾ 

(ਰਾਤ ਦੇ) ਖਤਮ ਹੋਣ ਦੀ _ਗੌਲ ਜਾਣ ਕੇ ਇਸਤਰੀਆਂ ਦੇ ਹਿਰਦੇ ਵਿਚ ਵਿਛੋੜੇ ਦਾ 
ਸਲ੍ਹ ਵਧ _ਗਿਆ। (ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਸਵੇਰਾ ਆਪਣਾ _ਅੰਚਲ _ਪਸਾਰ ਕੇ 
ਤਾਰਿਆਂ ਰੂਪ ਮੋਤੀਆਂ ਦੇ ਹਾਰ ਨੂੰ ਲੁਕਾ _ਰਿਹਾ _ਹੋਵੇ। ਇਸਤਰੀ ਇਹ ਚਾਹੁੰਦੀ ਹੈ ਕਿ 
ਚੰਦੂਮਾ ਚਿਰ _ਤਕ ਚੜ੍ਹਿਆ ਰਹੇ। _ਉਹ ਆਪਣੇ ਪ੍ਰੀਤਮ ਦੇ ਸ਼ਰੀਰ _ਉਪਰੋ' (ਆਪਣੇ) ਹੱਥ 
ਨਾਲ (ਤਾਰਿਆਂ ਰੂਪੀ ਮੁੜਕੇ ਦੀਆਂ ਬੂੰਦਾਂ) ਪੂੰਝਦੀ ਹੈ ਅਤੇ _ਸੂਰਜ ਵਲ (ਮੂੰਹ ਕਰ ਕੇ) 
ਗਾਲ੍ਹਾਂ ਦਿੰਦੀ ਹੈ।੧੧। 
ਭਜਨ ਛੰਦ 

(ਇਸਤਰੀ ਸਵੇਰੇ ਉਠ ਕੇ ਕਹਿੰਦੀ ਹੈ) ਹੇ ਪ੍ਰਾਨ ਪਿਆਰੇ! ਚਲੋ, ਬਹੁਤ ਸੁੰਦਰ ਫੁਲ 
ਖਿੜੇ ਹੋਏ ਹਨ। ਇਸ ਤਰ੍ਹਾਂ ਸੁੰਦਰ ਚਮਕ _ਰਹੇ ਹਨ ਮਾਨੋ ਕਾਮ ਦੇਵ ਹੀ ਢਲਿਆ ਹੋਇਆ 
ਹੋਵੇ। ਜਾਂ ਇੰਦਰ ('ਗੀਰਬਾਣੇਸ”) ਦੇ ਬਣਾਏ ਹੋਏ ਹਨ। ਨ ਇਹੋ ਜਿਹੇ ਕੰਨਾਂ ਨਾਲ ਸੁਣੇ ਹਨ 
ਅਤੇ ਨ ਅਜਿਹੇ ਵੇਖੇ _ਹਨ।੧੨। 

ਉਸ ਬਾਗ _ਵਿਚ _ਫਲ ('ਤਰੋਰੂਹ”) ਖਾਵਾਂਗੇ ਅਤੇ ਮਨ ਭਾਉਂਦੀ ਕੀੜਾ ਕਰ ਕੇ 
ਤੁਹਾਨੂੰ _ਰਿਝਾਵਾਂਗੀ। ਦੇਰੀ ਨ ਕਰੋਂ, ਸਵੇਰ ਹੁੰਦਿਆਂ ਹੀ ਉਥੇ ਪਹੁੰਚ ਜਾਈਏ ਅਤੇ ਮਨ ਦੇ 
ਸਾਰੇ ਦੁਖਾਂ ਨੂੰ ਦੂਰ ਕਰ _ਦੇਈਏ।੧੩। 
੭%/ਤਲ 


(ਉਸ ਨੇ ਆਪਣੀ) ਇਕ _ਚਾਲਾਕ ਸਹੇਲੀ ਨੂੰ ਬੁਲਾਇਆ ਅਤੇ (ਦੂਜੇ) ਪਿਆਰੇ 
ਪ੍ਰੀਤਮ ਨੂੰ (ਸੰਦੇਸ਼) ਦੇਣ ਦਾ ਭੇਦ ਸਮਝਾ ਦਿੱਤਾ। (ਉਸ ਦੇ) ਹੱਥ ਵਿਚ ਚਿੱਠੀ ਲਿਖ ਕੇ 


ਦਿੱਤੀ ਅਤੇ ਕਿਹਾ! ਉਸ ਨੂੰ ਦੇ ਦੇਣਾ ਕਿ (ਉਹ) ਕਲ ਸਾਡੇ ਬਾਗ਼ ਵਿਚ ਮਿਹਰਬਾਨੀ ਕਰ 
ਕੇ ਆਵੇ।੧੪। 


ਪਿਆਰੇ ਨੂੰ ਇਸ ਤਰ੍ਹਾਂ ਭੇਦ ਸਮਝਾ ਕੇ ਕਹਿਣਾ ਕਿ ਕਲ ਸਾਡੇ ਬਾਗ਼ ਵਿਚ ਕ੍ਰਿਪਾ 
ਪੂਰਵਕ _ਆਏ। ਜਦੋਂ (ਮੈਂ) ਮੁਗਲ ਨੂੰ ਛਲ _ਨਾਲ ਬ੍ਰਿਛ ਉਤੇ ਚੜ੍ਹਾਵਾਂ, ਤਾਂ ਉਸੇ ਵੇਲੇ ਹੇ 
ਪਿਆਰੇ! ਮੈਨੂੰ ਆ ਕੇ _ਮਿਲਣਾ।੧੫। 
ਦੰਹਰ” 

(ਦੂਜੇ ਦਿਨ) ਸਵੇਰੇ ਮੁਗ਼ਲ ਨੂੰ ਆਪਣੇ ਬਾਗ਼ ਵਿਚ ਲੈ ਕੇ ਚਲ ਪਈ। ਹਿਰਦੇ ਵਿਚ 
ਪ੍ਰਸੰਨ ਹੋਕੇ ਰਸ ਕਸ ਅਤੇ ਸ਼ਰਾਬ ਲੈ ਕੇ ਗਈ।੧੬। (ਇਧਰ) _ਉਹ ਮੁਗ਼ਲ ਨੂੰ ਬਾਗ਼ 
ਵਿਚ ਲੈ ਕੇ ਗਈ ਅਤੇ ਉਧਰ ਰਾਜੇ ਦੇ ਪੁੱਤਰ (ਆਪਣੇ ਦੂਜੇ ਯਾਰ) ਨੂੰ ਬੁਲਾ ਲਿਆ। ਫਲ 
ਖਾਣ _ਲਈ _ਬ੍ਰਿਛ _ਉਪਰ ਜਾ _ਚੜ੍ਹੀ।੧੭। 

ਬ੍ਰਿਛ ਉਤੇ ਚੜ੍ਹ ਕੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਹ ਕੀ ਕਾਰਜ ਕਰ ਰਹੇ ਹੋ। ਮੇਰੇ 
ਵੇਖਦਿਆਂ (ਤੁਸੀਂ) ਹੋਰ ਇਸਤਰੀ ਨਾਲ _ਰਮਣ _ਕਰ ਰਹੇ ਹੋ, ਸ਼ਰਮ _ਨਹੀਂ ਆਉਂਦੀ।੧੮। 
ਬ੍ਰਿਛ ਤੋਂ ਉਤਰ ਕੇ ਉਸ ਨੇ ਇਸ ਤਰ੍ਹਾਂ ਕਿਹਾ ਕਿ ਉਹ ਇਸਤਰੀ ਕਿਥੇ ਗਈ ਹੈ, ਜਿਸ 
ਨਾਲ ਤੁਸੀਂ ਮਨ ਵਿਚ ਬਹੁਤ ਪੁਸੰਨ ਹੋਕੇ _ਕਾਮ-ਕ੍ਰੀੜਾ ਕਰ ਰਹੇ _ਸੀ।੧੯। 


20 


ਮੈ ਨ ਰਮਿਯੋ ਤ੍ਰਿਯ ਅਨਤ ਸੋ ਭਯੋ ਭੇਦ ਯਹ ਕੌਨ। 

ਕਛੁ ਚਰਿਤ੍ਰ ਇਹ ਰੂਖ ਮੈ ਯੋ ਕਹਿ ਬਾਧੀ ਮੌਨ। ੨0। 

ਯੌ _ਚਿੰਤਾ ਚਿਤ ਬੀਚ ਕਰਿ _ਚੜਿਯੋ _ਬਿਰਛ _ਪਰ _ਧਾਇ। 
ਰਤਿ ਮਾਨੀ ਤ੍ਰਿਯ ਨ੍ਰਿਪਤਿ ਕੇ ਸੁਤ ਕੋ ਨਿਕਟ ਬੁਲਾਇ। _੨੧। 
ਅਤਿ ਪੁਕਾਰ ਕਰ _ਦੁਖਤ ਤੇ _ਉਤਰਿਯੋ ਨ੍ਰਿਪ ਸੁਤ ਜਾਨਿ। 
ਉਤਰਤ _ਦਿਯੋ _ਭਜਾਇ ਤ੍ਰਿਯ _ਕਛੂ ਨ ਦੇਖ੍ਯੋ _ਆਨਿ। ੨੨॥। 


ਦੰਹਰਾ 
ਸੁਨਤ ਬਚਨ _ਕਾਜੀ _ਉਠਿਯੋ ਸੰਗ ਲਈ _ਨਿਜੁ _ਨਾਰਿ। 
ਚਲਿ ਆਯੋ ਤਿਹ ਰੂਖ ਤਰ ਲੋਗ ਸੰਗ ਕੋ _ਟਾਰਿ। ੨੪। 


ਚੱਪਲਾਂ 


ਭੇਦਿ ਨਾਰਿ ਸੋ ਸਭ ਤਿਨ ਕਹਿਯੋ। ਤਾ ਪਾਛੇ ਤਿਹ ਦੂਮ ਕੇ ਲਹਿਯੋ। 
ਤਿਨਹੂੰ _ਅਪਨੋ _ਮਿਤੁ _ਬੁਲਾਇਯੋ। _ਰੂਖ _ਚਰੇ _ਪਿਯ ਭੋਗ _ਕਮਾਯੋ। _੨੫। 


%/ੜਾਲ 

ਮੋਹਿ ਮੀਰ ਜੋ _ਕਹਿਯੋ ਸਤਿ ਮੋ _ਜਾਨਿਯੋ। 

ਤਾ ਦਿਨ ਤੇ ਤਿਨ ਮੁਗਲ ਹਿਤੂ ਕਰ ਮਾਨਿਯੋ। 

ਤਵਨ ਦਿਵਸ ਤੇ ਕਾਜੀ ਚੇਰੋ ਹੈ ਰਹਿਯੋ। 

ਹੋ ਸਤਿ ਬਚਨ ਸੋਊ ਭਯੋ ਜੁ ਮੋ ਕੋ ਇਨ ਕਹਿਯੋ। ੨੬। 
ਹਰਾ 

ਕੋਟ ਕਸਟ ਸ੍ਯਾਨੋ ਸਹਹਿ _ਕੈਸੋ ਦਹੈ _ਅਨੰਗ। 

ਨੈਕ ਨੇਹ ਨਹਿ ਕੀਜਿਯੈ ਤਊ ਤਰਨਿ ਕੇ ਸੰਗ। ੨੭। ੧। 


ਸਤੁ ਸਭਨ ਮਤੁ? $7/ ੩੪੨੪ #ਫਲੂੰ/ 


ਚਰਿਤ੍ਰ ਪਾਖਿਆਨ ੭੧ 


(ਮੁਗਲ ਨੇ ਜਵਾਬ ਦਿੱਤਾ) ਮੈਂ ਕਿਸੇ ਹੋਰ ਇਸਤਰੀ ਨਾਲ ਰਮਣ ਨਹੀਂ ਕੀਤਾ; ਇਹ 
ਕੀ ਭੇਦ ਹੋਇਆ। “ਇਸ ਬ੍ਰਿਛ ਵਿਚ ਹੀ ਕੋਈ ਕਰਮਾਤ ਹੈ” ਇਹ ਕਹਿ ਕੇ ਉਹ ਚੁਪ ਹੋ 
ਗਿਆ।੨0। ਇਸ ਤਰ੍ਹਾਂ ਮਨ ਵਿਚ ਵਿਚਾਰ _ਕਰ _ਕੇ (ਮੁਗਲ) ਬ੍ਰਿਛ _ਉਪਰ _ਜਾ _ਚੜ੍ਹਿਆ। 
(ਇਧਰ) ਰਾਜੇ ਦੇ ਪੁੱਤਰ ਨੂੰ ਨੇੜੇ ਬੁਲਾ _ਕੇ ਇਸਤਰੀ ਨੇ _ਕਾਮ-ਕ੍ਰੀੜਾ _ਕੀਤੀ।੨੧। 


ਰਾਜੇ ਦੇ ਪੁੱਤਰ ਨੂੰ ਵੇਖ ਕੇ (ਮੁਗ਼ਲ) ਰੌਲਾ ਪਾਉਂਦਿਆਂ ਬ੍ਰਿਛ _ਤੋਂ ਹੇਠਾਂ ਉਤਰਿਆ। 
(ਉਸ ਦੇ) ਉਤਰਦਿਆਂ ਹੀ ਇਸਤਰੀ ਨੇ (ਰਾਜੇ ਦੇ ਪੁੱਤਰ ਨੂੰ) ਭਜਾ ਦਿੱਤਾ (ਅਤੇ ਮੁਗਲ ਨੇ 
ਉਤਰ ਕੇ) ਕੁਝ ਵੀ ਨ ਵੇਖਿਆ।੨੨। 


੭/ਤਲ 


(ਉਹ ਮੁਗਲ) ਚਲ ਕੇ ਕਾਜ਼ੀ ਪਾਸ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ ਕਿ ਇਕ 
ਅਸਚਰਜ _ਭਰਿਆ ਬ੍ਰਿਛ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ। ਹੇ ਕਾਜ਼ੀ ਜੀ! ਉਸ ਨੂੰ 
ਅਜ ਹੀ ਆਪ ਚਲ ਕੇ ਵੇਖੋ ਅਤੇ ਮੇਰੇ ਚਿਤ ਦਾ ਭਰਮ _ਦੂਰ _ਕਰ _ਦਿਓ।੨੩। 
ਦੰਹਾਰਾ 

ਇਹ ਬਚਨ ਸੁਣ ਕੇ ਕਾਜ਼ੀ ਉਠਿਆ ਅਤੇ ਆਪਣੀ ਇਸਤਰੀ ਨੂੰ ਨਾਲ ਲੈ _ਲਿਆ। 
ਸਾਰੇ ਸੰਗ _ਸਾਥ ਨੂੰ ਪਿਛੇ ਹਟਾ ਕੇ ਆਪ ਬ੍ਰਿਛ ਕੋਲ ਚਲ ਕੇ ਆਇਆ।੨੪। 
ਦੱਖਣ? 

(ਉਸ ਇਸਤਰੀ ਨੇ ਕਾਜ਼ੀ ਦੀ) ਇਸਤਰੀ 
ਉਸ ਬ੍ਰਿਛ ਨੂੰ ਵਿਖਾਇਆ। _ਉਸ (ਇਸਤਰੀ) ਬੁ 
ਆਪਣੇ ਪਤੀ (ਕਾਜ਼ੀ) ਦੇ ਬ੍ਰਿਛ ਉਤੇ ਚੜ੍ਹਨ ਤੇ (ਆਪਣੇ ਮਿਤਰ _ਨਾਲ) _ਕਾਮ-ਕ੍ਰੀੜਾ 
ਕੀਤੀ।੨੫। 


ਨੇ 


੭%/ੜਲ 

(ਕਾਜ਼ੀ ਕਹਿਣ ਲਗਾ ਕਿ) ਮੈਨੂੰ ਮੁਗਲ ਨੇ ਜੋ ਕਹਿਆ ਹੈ ਉਸ ਨੂੰ ਸਚ ਉਸ 
ਦਿਨ ਤੋਂ ਉਸ ਮੁਗਲ ਨੂੰ ਆਪਣਾ ਮਿਤਰ _ਬਣਾ ਲਿਆ। ਉਸ ਦਿਨ ਤੋਂ ਉਹ ਕਾਜ਼ੀ ਉਸ 
ਦਾ ਚੇਲਾ ਬਣ ਗਿਆ ਅਤੇ (ਕਹਿਣ ਲਗਾ ਕਿ) ਉਹ ਬੋਲ ਸੱਚਾ ਸਿੱਧ ਹੋਇਆ ਜੋ ਮੈਨੂੰ 
ਇਸ ਨੇ ਕਿਹਾ ਸੀ।੨੬। 


2 


ਦੰਹਰਾ 
ਪਰ ਤਾਂ ਵੀ ਇਸਤਰੀ ਨਾਲ ਬਿਲਕੁਲ ਪ੍ਰੇਮ ਨਹੀਂ ਕਰਨਾ _ਚਾਹੀਦਾ।੨੭। 


/ਏਥੋਂ ਨੰ ਯਾਰਤੁੰਪ/ਮਆਨ ਦੇ ਤੰਆ ਲਾਰਤ੍ਹ ਦੇ ਮੰਡੀ ਭੂਖ ਸੰਵਾਦ ਦੇ ਸਤਾਲ੍ਹਵੈ' ਯਾਰਤ੍ਹ ਦੀ ਸਮਾਪਤ 
ਅੜ ਲਭ _ਹੈ/ _$੭/ =੨#੨/ ਜਲਦਾ/ 


੭ ੨ 


ਦੰਹਰਾ 
ਕਥਾ ਸਤ੍ਰਵੀ" ਰਾਮ ਕਬਿ _ਉਚਰੀ ਹਿਤ ਚਿਤ _ਲਾਇ। 
ਬਹੁਰਿ ਕਥਾ _ਬੰਧਨ _ਨਿਮਿਤ ਮਨ ਮੈ _ਕਹਿਯੋ ਉਪਾਇ। ੧। 
ਧਾਮ ਨਿਕਟ ਤਾ ਕੇ ਹੁਤੀ ਹੋੜ ਬਦੀ ਜਿਹ ਨਾਰਿ। 
ਤਿਨਹੂੰ ਕਰਿਯੋ ਚਰਿਤੂ ਇਕ ਸੋ ਤੁਮ ਸੁਨਹੁ ਸੁਧਾਰਿ। ੨। 


ਸੀ _ਛਲਛਿਦੂ _ਕੁਅਰਿ ਤਿਹ _ਨਾਮਾ। ਦੂਜੇ ਰਹਤ ਮੁਗਲ ਕੀ _ਬਾਮਾ। 
ਤਿਨ ਜੁ ਕਿਯਾ ਸੁ ਚਰਿਤ੍ਰ ਸੁਨਾਊ। ਤਾ ਤੇ ਤੁਮਰੌ ਹ੍ਰਿਦੈ ਰਿਝਾਊ। ੩। 


੭%#ਤਾਲ 
ਏਕ ਦਿਵਸ ਤਿਨ ਮਿਹਦੀ ਲਈ ਮੰਗਾਇ ਕੈ। 
ਲੀਪਿ ਆਪਨੇ ਹਾਥ _ਪਤਿਹਿ _ਦਿਖਰਾਇ ਕੈ। 
ਯਾਰਿ ਦੂਸਰੇ ਸੰਗ ਯੋ _ਕਹਿਯੋ _ਸੁਧਾਰਿ ਕੈ। 
ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਿ ਕੈ। ੪। 
ਚੱਪਣਾ 
ਪਿਯ _ਪ੍ਯਾਰੋ ਆਯੋ ਜਬ _ਜਾਨ੍ਯੋ। _ਯਾਰ ਦੂਸਰੇ ਸੰਗ _ਬਖਾਨ੍ਯੋ। 
ਮੈ ਅਬ ਹੀ ਲਘੁ ਕੇ ਹਿਤ ਜੈਹੋ। ਆਨਿ ਨਾਰ ਤਵ ਪਾਸ ਬਧੈਹੋ। ੫। 


ਦੰਹਰਾ 
ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ। 
ਜਾਇ ਨ੍ਰਿਪਤਿ ਕੇ ਸੰਗ ਰਮੀ ਰੰਚਕ ਕਿਯਾ ਨ ਤ੍ਰਾਸ। ੬। 


੭%7ਤਲ 
ਮੁਹਰ ਪਰਾਪਤਿ ਹੋਇ ਟਕਾ ਕੋ ਲੇਵਈ। 
ਬਿਨੁ ਦੀਨੇ ਧਨ ਸਰੈ ਤਤ ਕੋ ਧਨ ਦੇਵਈ। 
ਧਨੀ ਤ੍ਯਾਗਿ _ਨਿਰਧਨ ਕੇ ਕੋ ਗ੍ਰਿਹਿ ਜਾਵਈ। 
ਹੋ ਰਾਵ ਤ੍ਯਾਗਿ ਕਰਿ ਰੰਕ ਕਵਨ ਚਿਤ ਲ੍ਯਾਵਈ। _੭। 


ਦੰਹਰਾ 
ਨੇਹ _ਠਾਨਿ _ਰਤਿ ਮਾਨਿ ਕਰਿ ਰਾਜਾ ਦਿਯਾ ਉਠਾਇ। 
ਲਗੀ ਮਿਹਦੀਆ ਕਰ ਰਹੀ ਨਾਰ _ਬਧਾਯੋ _ਆਇ। _੮। 
ਬੈਨ ਸੁਨਤ ਮੂਰਖ _ਉਠਿਯੋ ਭੇਦ ਨ ਸਕ੍ਯੋ _ਪਛਾਨਿ। 
ਬਾਂਧ੍ਯੋ ਬੰਦ ਇਜਾਰ ਕੌ ਅਧਿਕ ਪ੍ਰੀਤਿ ਮਨ _ਮਾਨਿ। ੯। 
ਪ੍ਰੀਤਿ ਕੈਸਿਯੈ ਤਨ _ਬਢੈ _ਕਸਟ _ਕੈਸਹੂ _ਹੋਇ। 
ਤਊ ਤਰੁਨਿ ਸੌ ਦੋਸਤੀ ਭੂਲਿ ਨ ਕਰਿਯਹੁ _ਕੋਇ। ੧0। ੧। 
/ਇਤਾ ਗੰ ਗਾੰਰਤ੍ਹ ਪਲੁਯਾਨੋ /ਤ੍ਰਯਾ ਯੱਰੇਤ੍ਹ ਮੰਤ ਭੂਪ ਸੰਝਾਦੇ ਅਸਟਦਨਆਂ _ਲਾਰਤ੍ਹ ਸਮਮਤਨਾ 
#ਤ ਨਭ% #ਤ/ 964 ੨੫%/ %ਫਨਹਾ 


੧. 


ਵੇਖੋ ਪੈਰ-ਟਿੱਪਣੀ ਚਰਿਤ੍ਰ _ਐਕ _੧੧ 


ਚਰਿਤ੍ਰ ਪਾਖਿਆਨ ੭੩ 


ਦੰਹਰਾ 

ਕਵੀ ਰਾਮ ਨੇ ਸਤਾਰ੍ਹਵੀਂ ਕਥਾ _ਬੜੀ ਰੁਚੀ ਨਾਲ ਉਚਾਰਨ _ਕੀਤੀ ਅਤੇ _ਫਿਰ ਕਥਾ 
ਕਰਨ ਲਈ _ਮਨ ਵਿਚ _ਉਪਾ _ਕੀਤਾ।੧। (ਉਪਰੋਕਤ ਚਰਿਤ੍ਰ ਵਾਲੀ) ਇਸਤਰੀ ਦੇ ਘਰ ਦੇ 
ਨੇੜੇ ਉਹ ਇਸਤਰੀ ਰਹਿੰਦੀ ਸੀ ਜਿਸ ਨਾਲ ਇਸ ਨੇ ਸ਼ਰਤ (“ਹੋੜ”) ਲਗਾਈ ਸੀ। ਉਸ ਨੇ 
ਵੀ ਇਕ ਚਰਿਤ੍ਰ ਕੀਤਾ; ਉਸ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ।੨। 
ਜੱਪਣਾ 


ਉਸ ਦਾ ਨਾਂ ਛਲਛਿਦੁ ਕੁਅਰਿ ਸੀ। ਅਤੇ ਉਹ ਉਸੇ ਦੂਜੇ ਮੁਗਲ ਦੀ ਇਸਤਰੀ ਕੋਲ 
ਰਹਿੰਦੀ ਸੀ। ਉਸ ਨੇ ਜੋ ਚਰਿਤੁ ਕੀਤਾ, _ਉਹ_ ਸੁਣਾਉਂਦਾ ਹਾਂ, ਜਿਸ _ਨਾਲ _ਆਪ ਦਾ ਮਨ 
ਪ੍ਰਸੰਨ ਕਰਦਾ _ਹਾਂ।੩। 
੭%7ਤਲ 

ਇਕ ਦਿਨ ਉਸ ਨੇ ਮਹਿੰਦੀ ਮੰਗਵਾ ਲਈ ਅਤੇ ਆਪਣੇ ਹੱਥ ਉਤੇ ਲਿੰਬ ਕੇ ਪਤੀ ਨੂੰ 
ਵਖਾਈ। ਅਤੇ ਆਪਣੇ ਦੂਜੇ ਮਿਤਰ ਨੂੰ ਵੀ ਕਹਿ ਦਿੱਤਾ ਕਿ ਹੇ ਮਿਤਰ! ਤੇਰੇ ਨਾਲ ਪ੍ਰੇਮ ਕਰ 
ਕੇ ਮੈਂ ਤੇਰੇ ਕੋਲ ਆਵਾਂਗੀ।੪। 


ਚੱਪਣਾ 

ਜਦ ਉਸ ਨੇ ਪ੍ਰੀਤਮ ਨੂੰ ਆਇਆ ਹੋਇਆ ਜਾਣ ਲਿਆ, ਤਾਂ ਦੂਜੇ ਯਾਰ ਪ੍ਰਤਿ ਕਿਹਾ 
ਕਿ ਮੈਂ ਹੁਣ ਪਿਸ਼ਾਬ (ਲਘੂ ਸ਼ੰਕਾ) ਕਰਨ ਲਈ ਜਾ ਰਹੀ ਹਾਂ ਅਤੇ ਆ ਕੇ ਨਾੜਾ ਤੇਰੇ ਕੋਲੋਂ 
ਬੰਨ੍ਹਾਵਾਂਗੀ।੫। 
ਦੰਹਰਾ 

ਆਪਣੇ _ਪਤੀ ਤੋਂ _ਨਾੜਾ ਖੁਲ੍ਹ ਵਾਇਆ ਅਤੇ ਯਾਰ ਪਾਸ ਚਲੀ ਗਈ। ਜਾ ਕੇ ਰਾਜੇ 
(ਦੂਜੇ ਯਾਰ) _ਨਾਲ ਜ਼ਰਾ ਵੀ _ਡਰ ਮੰਨੇ _ਬਿਨਾ _ਰਮਣ _ਕੀਤਾ।੬। 


੭/ਤ=ਲ 


(ਜੇ) ਮੋਹਰ ਮਿਲਦੀ ਹੋਵੇ, ਤਾਂ ਭਲਾ ਟਕਾ ਕੌਣ ਲਏਗਾ। (ਜੇ) ਬਿਨਾ ਧਨ ਦਿੱਤੇ 
(ਕੰਮ) ਬਣ ਜਾਂਦਾ ਹੋਵੇ ਤਾਂ ਕੌਣ ਧਨ ਦੇਵੇਗਾ। ਧਨੀ ਨੂੰ ਤਿਆਗ ਕੇ ਗ਼ਰੀਬ ਦੇ ਘਰ ਕੌਣ 
ਜਾਵੇਗਾ। ਰਾਜੇ ਨੂੰ ਤਿਆਗ ਕੇ ਗਰੀਬ _ਨਾਲ _ਕੌਣ _ਚਿਤ _ਲਾਵੇਗਾ।੭। 
ਦੰਹਰਾ£ 

ਪ੍ਰੇਮ ਪੂਰਵਕ _ਕਾਮ-ਕ੍ਰੀੜਾ ਕਰ ਕੇ ਉਸ ਨੇ ਰਾਜੇ ਨੂੰ ਭੇਜ ਦਿੱਤਾ। ਹੱਥ ਨੂੰ ਮਹਿੰਦੀ 
ਲਗੀ ਹੋਣ _ਕਾਰਨ ਆ ਕੇ (ਪਤੀ ਤੋਂ) ਨਾੜਾ ਬੰਨ੍ਹ ਵਾਇਆ।੮। (ਉਸ ਦੇ) ਬੋਲ ਸੁਣ ਕੇ 
ਮੂਰਖ (ਪਤੀ) ਉਠਿਆ ਅਤੇ ਭੇਦ ਨੂੰ ਨ ਸਮਝ ਸਕਿਆ। (ਉਸ ਨੇ) ਮਨ ਵਿਚ ਬਹੁਤ ਪ੍ਰੀਤ 
ਵਧਾ ਕੇ ਸਲਵਾਰ (“ਇਜਾਰ”) ਦਾ ਨਾੜਾ _ਬੈਨ੍ਹਿਆ।੯। ਪ੍ਰੀਤ ਭਾਵੇਂ ਕਿਤਨੀ ਹੀ ਵੱਧ ਜਾਏ 
ਅਤੇ ਕਿਤਨਾ ਹੀ ਕਸ਼ਟ ਕਿਉਂ ਨ ਹੋਏ। ਤਾਂ ਵੀ ਇਸਤਰੀ ਨਾਲ ਭੁਲ ਕੇ ਵੀ ਦੋਸਤੀ ਨਹੀਂ 
ਕਰਨੀ ਚਾਹੀਦੀ।੧0। 

/ਏਥੋਂ ਸੰ ਗਾਰਤੂੱਪ/ੱਮਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ਅਨਲ੍ਹਵੇ'` ਗਾਰੈੜ੍ਹ ਦੀ ਸਮਘਤਨ 

ਭਾ ਲਭ ਹੰ/ _5$੮/ =੫੨/ ਜਲਦਾ/ 


ਹੈ 4, 


ਸਾਹ _ਜਹਾਨਾਬਾਦ ਮੈ _ਏਕ ਮੁਗਲ _ਕੀ _ਬਾਲ। 
ਤਾ ਸੋ ਕਿਯਾ ਚਰਿਤੁ ਇਕ ਸੋ ਤੁਮ ਸੁਨਹੁ ਨ੍ਰਿਪਾਲ। ੨। 
ਚੱਪਣਾ 


ਨਾਮ _ਨਾਦਰਾ ਬਾਨੋ। ਅਮਿਤ ਰੂਪ ਤਾ ਕੋ ਜਗ ਜਾਨੋ। 


ਤਰੂਨਿ ਕੋ ਤੇਜ _ਬਰਾਜਤ। ਜਾ ਸਮ _ਅਨਤ ਨ ਕਤਹੂੰ _ਰਾਜਤ। _੩। 


ਦੰਹਰਾ 
ਨਿਸ ਦਿਨ ਬਾਸ ਤਹਾ ਕਰੈ ਮੁਗਲਨ _ਅਨਤੈ _ਜਾਇ। 
ਔਰ ਇਸਤ੍ਰਿਯਨ ਸੋ _ਭਜੈ ਤ੍ਰਿਯ ਤੋ ਕਛੂ ਨ _ਸੈਕਾਇ। ੪। 
ਹੇਰ ਮੁਗਲ _ਅਨਤੈ ਰਮਤ _ਤਰੁਨਿ ਧਾਰ _ਰਿਸਿ _ਚਿਤ। 
ਕੀਨਾ ਏਕ ਬੁਲਾਇ ਗ੍ਰਿਹ ਬਾਲ _ਬਨਿਕ ਕੋ _ਮਿਤ। ੫। 


ਏਕ ਦਿਵਸ ਤਾ ਸੌ ਕਹਿਯੋ ਭੇਦ ਸਕਲ _ਸਮਝਾਇ। 
ਪੁਤੁ ਧਾਮ ਤਿਹ ਰਾਖਿਯੋ ਨਿਜੁ ਪਤਿ ਤੇ ਡਰ ਪਾਇ। ੬। 
ਪਿਯ ਸੋਵਤ ਤ੍ਰਿਯ ਜਾਗਿ ਕੈ ਪਤਿ ਕੌ ਦਿਯੋ ਜਗਾਇ। 
ਲੈ ਆਗ੍ਯਾ ਸੁਤ _ਬਨਕ ਕੇ ਸੰਗ ਬਿਹਾਰੀ ਜਾਇ। _੭। 
ਪਿਯ ਸੋਵਤ ਤ੍ਰਿਯ ਜੋ _ਜਗੈ ਕਹੈ ਦੁਸਟ ਕੋਊ ਆਇ। 
ਤੁਰਤੁ ਦੋਸਤੀ ਪਤਿ ਤਜੈ ਨਾਤ ਨੇਹ ਛੁਟਿ ਜਾਇ। ੮। 


੭%7ਤਲ 
ਕੋ ਪ੍ਰਿਥਮ ਜਵਾਇ ਅਪੁ ਪੁਨਿ ਖਾਇਯੈ। 
ਪੂਛੇ ਬਿਨੁ ਨੈਕ ਨ ਲਘੁ ਕਹ ਜਾਇਯੈ। 
ਆਇਸੁ ਦੇਇ ਸੁ ਸਿਰ ਪਰ ਲੀਜਿਯੈ। 
ਹੋ ਬਿਨੁ ਤਾ ਕੇ ਕਛੁ ਕਹੇ ਨ ਕਾਰਜ ਕੀਜਿਯੈ। ੯। 


ਪ੍ਯਿ 
ਪ੍ਯਿ 


੨1 


ਦੰਹਰਾ” 
ਬਿਨੁ ਪਿਯ ਕੀ ਆਗ੍ਯਾ ਲਈ ਮੈ ਲਘੁ ਕੋ ਨਹਿ ਜਾਉ। 
ਕੋਟਿ ਕਸਟ ਤਨ ਪੈ ਸਹੋਂ ਪਿਯ ਕੋ _ਕਹਿਯੋ _ਕਮਾਉ। ੧0। 
ਸੁਨਤ _ਬਚਨ _ਮੂਰਖ ਮੁਗਲ _ਆਗ੍ਯਾ _ਤ੍ਰਿਯ _ਕਹ _ਦੀਨ। 


ਰੀਝਿ ਗਯੋ ਜੜ ਬੈਨ ਸੁਨਿ ਸਕ੍ਯੋ ਨ ਕਛੁ _ਛਲ _ਚੀਨ। _੧੧। 


ਚਰਿਤ੍ਰ ਪਾਖਿਆਨ ੭੫ 


ਚੱਪਾਣ 

ਰਾਜੇ ਨੇ ਪੁੱਤਰ ਨੂੰ _ਬੰਦੀਖਾਨੇ ਵਿਚ _ਭੇਜ _ਦਿੱਤਾ। ਸਵੇਰ ਵੇਲੇ ਫਿਰ (ਆਪਣੇ) ਕੋਲ 
ਬੁਲਾ ਲਿਆ। ਫਿਰ ਮੌਤ੍ਰੀ ਨੇ ਕਥਾ ਦਾ ਉਚਾਰਨ ਕੀਤਾ ਅਤੇ ਚਿਤ੍ਰ ਸਿੰਘ ਦੇ ਭਰਮ ਨੂੰ ਦੂਰ 
ਕੀਤਾ।੧। 
ਦੰਹਰਾ” 

ਹੇ ਰਾਜਨ! ਸ਼ਾਹਜਹਾਨਾਬਾਦ ਵਿਚ _ਇਕ ਮੁਗ਼ਲ ਦੀ ਇਸਤਰੀ ਸੀ। ਉਸ ਨੇ ਇਕ 
ਚਰਿਤਰ _ਕੀਤਾ, _ਉਹ ਤੁਸੀਂ ਸੁਣੋ।੨। 
ਚੱਪਾਣ 

ਉਸ ਦਾ ਨਾਂ ਨਾਦਰਾ ਬਾਨੋ _ਸੀ। ਉਸ ਦੀ ਅਤਿ ਅਧਿਕ ਸੁੰਦਰਤਾ ਨੂੰ ਸਾਰਾ ਜਗ 
ਜਾਣਦਾ _ਸੀ। (ਉਸ) ਇਸਤਰੀ ਉਤੇ ਬਹੁਤ ਤੇਜ ਸ਼ੋਭਦਾ ਸੀ। ਉਸ ਵਰਗਾ ਹੋਰ ਕੋਈ ਸ਼ੋਭਾ 
ਨਹੀਂ ਪਾਂਦਾ ਸੀ।੩। 
ਦੰਹਰ” 

(ਉਹ ਭਾਵੇਂ) ਰਾਤ ਦਿਨ ਉਥੇ ਰਹਿੰਦਾ ਸੀ ਪਰ (ਸਮਾਂ ਪਾ ਕੇ) ਹੋਰਨਾਂ ਮੁਗ਼ਲਾਂ ਪਾਸ 
ਵੀ ਜਾਂਦਾ ਸੀ। (ਉਹ) ਹੋਰਨਾਂ ਇਸਤਰੀਆਂ _ਨਾਲ _ਕਾਮ-ਕ੍ਰੀੜਾ ਕਰਦਾ ਸੀ ਅਤੇ ਆਪਣੀ 
ਪਤਨੀ ਨੂੰ ਕਿਸੇ ਸ਼ੰਕਾ ਵਿਚ ਨਹੀਂ ਪਾਂਦਾ ਸੀ _(ਅਰਥਾਤ1ਪਤਾ ਨਹੀਂ ਲਗਣ ਦਿੰਦਾ _ਸੀ)।੪। 
(ਉਸ) ਮੁਗ਼ਲ ਨੂੰ ਹੋਰਨਾਂ ਨਾਲ _ਕਾਮ-ਕ੍ਰੀੜਾ ਕਰਦਿਆਂ ਵੇਖ ਕੇ (ਇਸਤਰੀ ਨੇ) ਮਨ ਵਿਚ 
ਬਹੁਤ ਗੁੱਸਾ ਕੀਤਾ। ਇਕ _ਬਨੀਏ ਦੇ ਲੜਕੇ ਨੂੰ ਘਰ ਬੁਲਾ ਕੇ ਉਸ ਨੂੰ ਮਿਤਰ ਬਣਾਇਆ।੫। 


ਇਕ ਦਿਨ ਉਸ ਨੂੰ ਸਾਰਾ ਭੇਦ ਸਮਝਾ ਕੇ ਕਹਿ ਦਿੱਤਾ। ਆਪਣੇ ਪਤੀ ਤੋਂ _ਡਰਦਿਆਂ 
ਉਸ ਨੂੰ ਪੁੱਤਰ ਦੇ ਘਰ ਵਿਚ _ਠਹਿਰਾ ਦਿੱਤਾ।੬। ਇਸਤਰੀ ਨੇ ਜਾਗ ਕੇ ਸੁਤੇ ਹੋਏ ਪਤੀ ਨੂੰ 


ਜਗਾਇਆ ਅਤੇ ਆਗਿਆ ਲੈ ਕੇ ਬਨੀਏ ਦੇ ਪੁੱਤਰ ਨਾਲ ਜਾ ਕੇ ਸੰਗ _ਕੀਤਾ।੭। (ਇਸਤਰੀ 
ਨੇ ਪਤੀ ਨੂੰ ਕਿਹਾ) ਸੁਤੇ ਹੋਏ ਪਤੀ ਕੋਲ ਜੇ ਇਸਤਰੀ ਜਾਗਦੀ ਹੋਵੇ ਅਤੇ ਕੋਈ ਦੁਸ਼ਟ 
ਆ ਕੇ ਕਹੇ (ਕਿ ਤੇਰੀ ਪਤਨੀ ਕਿਸੇ ਹੋਰ ਨਾਲ ਸੰਗ ਕਰ ਰਹੀ ਹੈ) ਤਾਂ ਪਤੀ ਤੁਰਤ (ਉਸ 
ਇਸਤਰੀ ਨਾਲ) ਸੰਬੰਧ ਤਿਆਗ ਦਿੰਦਾ ਹੈ ਅਤੇ ਪ੍ਰੇਮ ਦਾ ਨਾਤਾ ਖਤਮ ਹੋ_ ਜਾਂਦਾ ਹੈ।੮। 


੭%/ਤਲ 


ਪਹਿਲਾਂ ਪ੍ਰਿਯ ਨੂੰ ਖਵਾ ਕੇ ਫਿਰ ਆਪ ਖਾਣਾ ਚਾਹੀਦਾ ਹੈ। ਪ੍ਰਿਯ ਤੋਂ ਪੁਛੇ _ਬਿਨਾ 
ਪਿਸ਼ਾਬ (ਲਘੂ ਸ਼ੰਕਾ) ਲਈ _ਵੀ ਨਹੀਂ ਜਾਣਾ _ਚਾਹੀਦਾ। ਜੋ ਪਤੀ ਆਗਿਆ ਦੇਵੇ, ਉਸ ਨੂੰ 
ਸਿਰ ਮੱਥੇ _ਮੌਨਣਾ ਚਾਹੀਦਾ ਹੈ। ਉਸ ਨੂੰ ਕਹੇ ਬਿਨਾ ਕੋਈ ਵੀ ਕਾਰਜ ਨਹੀਂ ਕਰਨਾ 


ਚਾਹੀਦਾ।੯। 


ਦੰਹਰਾ 

(ਕਹਿਣ ਲਗੀ) ਪਤੀ ਦੀ ਆਗਿਆ _ਬਿਨਾ_ਮੈਂ ਪਿਸ਼ਾਬ ਲਈ _ਵੀ ਨਹੀਂ _ਜਾਵਾਂਗੀ। 
ਸ਼ਰੀਰ ਉਤੇ ਕਿਤਨਾ _ਹੀ ਕਸ਼ਟ ਸਹਿ __ਲਵਾਂਗੀ, ਪਰ _ਪ੍ਰਿਯ _ਦਾ _ਕਹਿਆ _ਮੰਨਾਗੀ। _੧0। 
ਬੋਲ ਸੁਣ ਕੇ ਮੂਰਖ ਮੁਗਲ ਨੇ ਇਸਤਰੀ ਨੂੰ ਆਗਿਆ ਦੇ ਦਿੱਤੀ। (ਉਹ) ਮੂਰਖ ਬੋਲ ਸੁਣ 
ਕੇ ਪੁਸੰਨ ਹੋ ਗਿਆ ਅਤੇ ਛਲ ਨੂੰ ਭਾਂਪ ਨ __ਸਕਿਆ।੧੧। 


੭੬ 


ਸੀ _ਦਸਮ-ਗ੍ਰੱਥ _ਸਾਹਿਬ 


ਸੁਨਤ ਬਚਨ ਤ੍ਰਿਯ _ਉਠਿ ਚਲੀ _ਪਿਯ _ਕੀ _ਆਗ੍ਯਾ _ਪਾਇ। 
ਰਤਿ ਮਾਨੀ ਸੁਤ _ਬਨਿਕ ਸੋ _ਹ੍ਿਦੈ ਹਰਖ ਉਪਜਾਇ। _੧੨। 
ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ _ਲੇਤ। 
ਤਊ ਸੁਘਰ ਨਰ _ਇਸਤ੍ਰਿਯਨ" ਭੇਦ ਨ ਅਪਨੋ ਦੇਤ। _੧੩। ੧। 
ਲੱਤ ਗੰ ਲਾਰਤੂ ਪਲੁਯਾਨੇ /ਤਯਾ ਲਾਰੇਤ੍ਹੇ ਨੰਨੀ ਭੂਪ ਸੰਲਾਦੇ _ਉਨਨਿਵੇਂ_ਗਾੰਰਤ੍ਹ ਨਆਘਤਨ 
ਮਤੁ _ ਸਭਨ ਸਤ) _9੯/ ੨੬੫੭ #ਫਰੰ/ 


ਭਲਾ ਛੰਦ 


ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ। ਭਈ ਭੋਰ ਬਹੁਰੌ ਨਿਕਟ ਕੋ _ਹਕਾਰਿਯੋ। 


ਤਬੈ ਮੰਤ੍ਰ ਯੋ_ਰਾਇ ਸੋ ਬੈਨ ਭਾਖ੍ਯੋ। ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ੍ਯੋ। _੧। 


ਸਹਰ _ਚੀਨ _ਮਾਚੀਨ ਮੈ ਏਕ _ਨਾਰੀ। ਰਹੈ ਆਪਨੇ _ਖਾਵੈਦਹਿ ਅਧਿਕ ਪ੍ਯਾਰੀ। 
ਜੁ ਸੋ ਬੈਨ ਭਾਬੈ ਵਹੀ ਬਾਤ ਮਾਨੈ। ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ। ੨। 


ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ। ਬਿਨਾ ਤਾਹਿ ਨਹਿ ਇੰਦੂ ਕੀ ਹੂਰ ਹੇਰੈ। 
ਤ੍ਰਿਯਾ ਰੂਪ _ਆਨੂਪ ਲਹਿ _ਪੀਯ ਜੀਵੈ। ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ। ੩। 


ਮਤੀ _ਲਾਲ _ਨੀਕੋ ਰਹੈ ਨਾਮ _ਬਾਲਾ। _ਦਿਧੈ _ਚਾਰੂ ਆਭਾ ਮਨੋ ਰਾਗ _ਮਾਲਾ। 
ਸੁਨੀ ਕਾਨ ਐਸੀ ਨ ਵੈਸੀ ਨਿਹਾਰੀ। ਭਈ ਹੈ ਨ ਆਗੇ ਨ ਹ੍ਹੈਹੈ ਕੁਮਾਰੀ। ੪। 


ਮਨੌ__ਆਪੁ ਲੈ ਹਾਥ ਬੂਹਮੈ _ਬਨਾਈ। _ਕਿਧੌ _ਦੇਵਜਾਨੀ ਕਿਧੌ ਮੈਨ ਜਾਈ। 
ਭਈ ਨਾਹਿ ਨਹਿ ਹੈ ਨ ਹੂਹੈਹੈ ਤ੍ਰਿਵੈਸੀ। ਮਨੋ ਜਛਨੀ _ਨਾਗਨੀ ਕਿੰਨੁਨੈਸੀ। ੫। 


ਤਿਨਕ ਦੇਸ ਕੇ ਰਾਵ ਸੌ_ਨੇਹ ਠਾਨ੍ਯੋ। ਮਹਾ ਚਤੁਰ ਤਿਹ ਚਿਤ ਕੇ ਬੀਚ ਜਾਨ੍ਯੋ। 
ਅਧਿਕ ਰੂਪ ਆਨੂਪ ਤਾ ਕੋ _ਬਿਰਾਜੈ। ਲਖੇ ਜਾਹਿ ਕੰਦੂਪ ਕੋ ਦਰਪ _ਭਾਜੈ। ੬। 


ਦੰਹਰਾ 
ਅਧਿਕ ਪ੍ਰੀਤ ਤਾ ਸੌ ਕਰੀ ਚਿਤ ਮੈ ਚਤੁਰ ਪਛਾਨ। 
ਛਾਡਿ ਦਈ ਲਜਾ ਸਭੈ ਬਧੀ ਬਿਰਹ ਕੇ ਬਾਨ _੭। 


ਤੱਟਕਾ ਛੰਛਾ 
ਰੂਪ ਲਲਾ ਜੂ ਕੋ ਰੀਝ _ਰਹੀ। ਜਿਹ ਜੋਤ ਪ੍ਰਭਾ ਨਹਿ ਜਾਤ ਕਹੀ। 
ਏਕ ਤ੍ਰਿਯਾ ਤਿਹ ਬੋਲ ਲਿਯੋ। ਮਨ ਭਾਵਤ ਭੂਪ ਸੌ ਭੋਗ ਕਿਯੋ। ੮। 


ਚ 


ਚਰਿਤ੍ਰ ਪਾਖਿਆਨ ੭੭ 
ਪ੍ਰਿਯ ਦੇ ਬੋਲ ਸੁਣ ਕੇ ਅਤੇ ਆਗਿਆ ਪ੍ਰਾਪਤ ਕਰ ਕੇ ਇਸਤਰੀ ਉਠ ਕੇ ਚਲੀ 
ਗਈ ਅਤੇ ਮਨ ਵਿਚ ਪੁਸੰਨ ਹੋ ਕੇ _ਬਨੀਏ ਦੇ ਪੁੱਤਰ ਨਾਲ _ਕਾਮ-ਕ੍ਰੀੜਾ _ਕੀਤੀ।੧੨। ਭਾਵੇਂ 


ਕਿਹੋ ਜਿਹੀ ਬਿਪਤਾ ਆ ਪਵੇ ਅਤੇ ਕਿਤਨੇ ਹੀ ਕਸ਼ਟ ਕਿਉਂ ਨ ਸਹਿਣੇ ਧੈ ਜਾਣ, ਤਾਂ ਵੀ 
ਸੁਘੜ ਪੁਰਸ਼ ਇਸਤਰੀਆਂ ਨੂੰ ਆਪਣਾ ਭੇਦ _ਨਹੀਂ ਦਿੰਦੇ।੧੩। 
/ਏਥੋਂ ਗੰ ਲਾਰਤੂੰਪ/ਮਆਨ ਦੇ ਤੁੰਆ ਯਾੰਰਤ੍ਹ ਦੇ ਨੰਤਾੰ ਤੂ ਅੰਵਾਦ ਦੇ ਉਨ੍ਹੀਂਵੈ' ਗਾਰਤ੍ਹ ਦੀ ਸਨਾਤੀ 
ਅੜ ਲਭ ਹੈ/ _$੯/ =੬੫/ ਚਲਦਾ? 


ਭਜਨ ਛੰਦ 

ਰਾਜੇ ਨੇ ਫਿਰ ਆਪਣੇ ਪੁੰਤਰ ਨੂੰ ਬੈਦੀਖਾਨੇ ਭੇਜ ਦਿੱਤਾ। ਸਵੇਰ ਹੋਣ ਤੇ ਫਿਰ (ਆਪਣੇ) 
ਕੋਲ ਬੁਲਾ ਲਿਆ। ਤਦ ਮੌਤ੍ਰੀ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕੀਤਾ ਅਤੇ ਚਿਤ੍ਰ ਸਿੰਘ ਦੇ 
ਪੁੱਤਰ ਦੀ ਰਖਿਆ _ਕੀਤੀ।੧। 

ਚੀਨ ਮਚੀਨ ਨਗਰ ਵਿਚ ਇਕ ਇਸਤਰੀ ਸੀ ਅਤੇ ਅਪਾਣੇ ਪਤੀ ਦੀ ਬਹੁਤ ਪਿਆਰੀ 
ਸੀ। ਉਹ ਜੋ ਕੁਝ ਕਹਿੰਦੀ ਸੀ, ਉਹੀ ਗੱਲ ਮਨ ਲੈਂਦਾ ਸੀ। ਉਸ ਦੇ ਪੁਛੇ ਬਿਨਾ ਕੋਈ ਕੰਮ 
ਨਹੀਂ ਕਰਦਾ _ਸੀ।੨। 

ਉਹ ਦਿਨ ਰਾਤ (ਉਸ ਕੋਲ) ਡੇਰੇ ਜਮਾਈ ਰਖਦਾ ਸੀ। ਉਸ ਤੋਂ ਬਿਨਾ ਇੰਦਰ ਦੀ 
ਹੂਰ ਨੂੰ ਵੀ ਨਹੀਂ ਵੇਖਦਾ ਸੀ। (ਉਸ) ਇਸਤਰੀ ਦਾ ਅਨੂਪਮ ਰੂਪ ਵੇਖ ਕੇ ਪਤੀ ਜੀਉਂਦਾ 


ਸੀ। ਬਿਨਾ ਇਸਤਰੀ ਦੇ ਪੁਛਿਆਂ ਪਾਣੀ ਤਕ ਵੀ ਨਹੀਂ ਪੀਂਦਾ _ਸੀ।੩। 
ਲਾਲ ਮਤੀ ਉਸ ਇਸਤਰੀ ਦਾ ਸੋਹਣਾ ਨਾਂ ਸੀ। ਉਸ ਦੀ ਸੁੰਦਰ ਛਬੀ ਇਸ ਪੁਕਾਰ 
ਸੀ ਮਾਨੋ ਰਾਗ ਮਾਲਾ _ਹੋਵੇ। ਉਸ _ਵਰਗੀ (ਸੁੰਦਰ ਇਸਤਰੀ) ਨ ਕੰਨਾਂ ਨਾਲ ਸੁਣੀ 
ਅਤੇ ਨ ਹੀ ਉਹੋ ਜਿਹੀ ਔਖਾਂ ਨਾਲ ਵੇਖੀ ਹੈ। _(ਉਸ ਜਿਹੀ) ਕੁਮਾਰੀ ਨ ਅਗੇ 
ਅਤੇ ਨ ਹੀ ਅਗੋਂ ਹੋਵੇਗੀ।੪। 
ਇੰਜ ਪੁਤੀਤ ਹੁੰਦਾ ਹੈ) ਮਾਨੋ ਬੁਹਮਾ ਨੇ ਆਪਣੇ ਹੱਥ ਨਾਲ ਬਣਾਈ ਹੋਵੇ। ਯਾ ਉਹ 
ਸੀ ਜਾਂ ਕਾਮ ਦੇਵ ਦੀ ਪੈਦਾ ਕੀਤੀ ਹੋਈ ਸੀ। ਅਜਿਹੀ ਇਸਤਰੀ ਨ ਹੋਈ ਹੈ, ਨ 
ਹੈ ਅਤੇ ਨ ਹੀ ਹੋਵੇਗੀ। ਮਾਨੋ _ਯਕਸ਼ਣੀ, _ਨਾਗਨੀ ਜਾਂ _ਕਿੰਨ੍ਹਨੀ _ਹੋਵੇ।੫। 
(ਉਸ ਨੇ) ਉਸ ਦੇਸ ਦੇ ਰਾਜੇ ਨਾਲ ਪ੍ਰੇਮ ਕਰਨਾ ਸ਼ੁਰੂ _ਕੀਤਾ। ਉਸ 
ਵਿਚ ਬਹੁਤ ਚਤੁਰ ਸਮਝਿਆ। ਉਸ ਦਾ ਬਹੁਤ ਹੀ ਸੁੰਦਰ ਰੂਪ ਸੀ, ਜਿਸ 
ਦੇਵ ਦਾ ਹੰਕਾਰ ਵੀ ਚੂਰ ਚੂਰ ਹੋ ਜਾਂਦਾ ਹੈ।੬। 


ਨੂੰ ਆਪਣੇ ਚਿਤ 
ਨੂੰ ਵੇਖ ਕੇ ਕਾਮ 
ਦੰਹਰਾ 

(ਉਸ ਨੂੰ) ਮਨ ਵਿਚ ਚਤੁਰ ਸਮਝ ਕੇ ਉਸ ਨਾਲ ਬਹੁਤ ਪ੍ਰੀਤ ਕੀਤੀ। _ਵਿਰਹ ਦੇ 
ਬਾਣ ਨਾਲ ਵਿੰਨ੍ਹੀ ਹੋਈ ਨੇ _ਸਾਰੀ ਸ਼ਰਮ _ਹੱਯਾ _ਛਡ _ਦਿੱਤੀ।੭। 
ਤੱਟਕਾ ਛੰਦ 

(ਆਪਣੇ) ਪ੍ਰੀਤਮ ਦਾ ਰੂਪ ਵੇਖ ਕੇ ਪ੍ਰਸੰਨ ਹੋ _ਗਈ। _ਉਸ ਦੀ ਸੁੰਦਰਤਾ ਦਾ ਵਰਣਨ 
ਨਹੀਂ ਕੀਤਾ ਜਾ _ਸਕਦਾ। ਇਕ ਦਿਨ ਉਸ ਇਸਤਰੀ ਨੇ ਰਾਜੇ ਨੂੰ ਬੁਲਾ ਲਿਆ ਅਤੇ ਉਸ 
ਨਾਲ _ਮਨ _ਭਾਉਂਦੀ ਕਾਮ-ਕ੍ਰੀੜਾ _ਕੀਤੀ।੮। 


ਪੈ ਹੇ 
ਹੈ ਤੂੰ 
੩ % 


ਸੀ _ਦਸਮ-ਗ੍ਰੰਥ _ਸਾਹਿਬ 


ਉਚ 


ਿ॥ 


ਭੋਗ _ਕਰਿਯੋ। ਇਹ ਬੀਚ ਤ੍ਰਿਯਾ ਪਤਿ ਆਨ ਪਰਿਯੋ। 
ਡਰੀ ਹਿਯ ਮੈ। ਇਹ ਭਾਤਿ ਚਰਿਤ੍ਰ ਠਟਿਯੋ ਜਿਯ ਮੈ। ੯। 


ਰੂ 
ਤੂ 
ਹੋ 
ਕਹ 
ਹ 
ਜਰ 


੧0। 


% ਤੂ 


ਬਹ ਤੂ 
ਉਵ , 
੫ ਦੂ ਤੂ 
ਹੈ 3੩3 
ਉਆ 
ਬੋ ਤੋ 


੧੩। 


ਤਾਹਿ ਮਹਾ ਜੜ __ਸਮੁਝਿਯੈ ਚਿਤ ਭੀਤਰ _ਨਿਰਧਾਰ। _੧੪। ੧। 


ਗਤ ਼ੜ# ਸਤ? ੨6/ =੨੭੯/ #ਫਲ,/ 
ਦੰਹਰਾ 
ਭੂਪ ਬੰਦ ਗ੍ਰਿਹ ਨਿਜੁ _ਸੁਤਹਿ ਗਹਿ _ਕਰਿ _ਦਿਯੋ ਪਠਾਇ। 
ਪ੍ਰਾਤ ਸਮੈ ਮੰਤ੍ਰੀ ਸਹਿਤ _ਬਹੁਰੋ _ਲਿਯੋ _ਬੁਲਾਇ। _੧। 
ਰੀਝ _ਰਾਇ ਐਸੇ ਕਹ੍ਯੋ ਬਚਨ ਮੰਤ੍ਰਿਯਨ _ਸੰਗ। 
ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਰਹੁ ਪੁਸੰਗ। ੨। 
ਤੀਰ ਸਤੁਦੂਵ ਕੇ ਹੁਤੋਂ ਪੁਰ ਅਨੰਦ ਇਕ _ਗਾਉ। 
ਨੇਤਰ ਤੁੰਗ ਕੇ _ਢਿਗ ਬਸਤ _ਕਹਲੂਰ ਕੇ _ਠਾਉ। ੩। 
ਤਹਾ ਸਿਖ _ਸਾਖਾ ਬਹੁਤ ਆਵਤ ਮੋਦ _ਬਢਾਇ। 
ਮਨ _ਬਾਛਤ ਮੁਖਿ ਮਾਗ ਬਰ _ਜਾਤ ਗ੍ਰਿਹਨ ਸੁਖ ਪਾਇ। ੪। 
ਏਕ ਤ੍ਰਿਯਾ ਧਨਵੰਤ ਕੀ _ਤੌਨ ਨਗਰ ਮੈ _ਆਨਿ। 
ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ _ਬਾਨ। ੫। 
ਮਗਨ ਦਾਸ ਤਾ ਕੋ ਹੁਤੋਂ ਸੋ _ਤਿਨ ਲਿਯੋ _ਬੁਲਾਇ। 
ਕਛੁਕ ਦਰਬ ਤਾ ਕੋ ਦਿਯੋ ਐਸੇ ਕਹਿਯੋ ਬਨਾਇ। ੬। 
ਨਗਰ _ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ। 
ਤਾਹਿ ਮਿਲੇ ਦੈਹੋਂ ਤੁਝੈ ਅਮਿਤ ਦਰਬ ਲੈ ਤੋਹਿ। ੭। 
ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ। 
ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ। ੮। 
ਸਿਖ੍ਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ। 
ਜੁ ਕਛੁ ਤੁਹਾਰੇ ਸਾਥ। ੯। 


ਚਰਿਤ੍ਰ ਪਾਖਿਆਨ ਉਤ 


ਸਾਰੀ _ਰਾਤ ਰਾਜੇ _ਨਾਲ _ਕਾਮ-ਕ੍ਰੀੜਾ _ਕੀਤੀ। ਇਸ ਦੌਰਾਨ ਉਸ ਇਸਤਰੀ _ਦਾ ਪਤੀ 
ਆ ਗਿਆ। ਉਸ ਨੂੰ ਆਉਂਦੇ ਜਾਣ ਕੇ ਹਿਰਦੇ ਵਿਚ ਡਰ ਗਈ। (ਉਸ ਨੇ) ਮਨ ਵਿਚ 
ਇਸ ਤਰ੍ਹਾਂ ਦਾ ਚਰਿਤ੍ਰ _ਸੋਚਿਆ।੯। 
ਦੰਹਰਾ” 

ਆਪਣੀ ਸੇਜ _ਉਤੇ (ਉਸ ਨੇ) ਰਾਜੇ ਨੂੰ ਤਕੀਆ ਬਣਾ ਕੇ ਰਖ ਦਿੱਤਾ। ਬਹੁਤ ਪ੍ਰੇਮ 
ਜਤਾ ਕੇ ਪ੍ਰੀਤਮ ਨੂੰ ਅਗੋਂ ਜਾ _ਮਿਲੀ।੧0। ਰਾਜੇ ਨੇ ਚਿਤ ਵਿਚ ਸੋਚਿਆ ਕਿ ਮੈਂ ਇਸਤਰੀ 
ਦੇ ਪ੍ਰੋਮ ਕਰ ਕੇ ਆ ਫਸਿਆ ਹਾਂ। ਉਹ ਮਨ ਵਿਚ ਬਹੁਤ ਡਰ ਗਿਆ ਅਤੇ ਉੱਚਾ ਸਾਹ 
ਤਕ ਨ _ਲਿਆ।੧੧। (ਉਹ ਇਸਤਰੀ) ਪਤੀ ਨਾਲ ਕਾਮ ਕ੍ਰੀੜਾ ਕਰ ਕੇ ਗਲੇ ਨਾਲ 


ਲਿਪਟੀ _ਰਹੀ। ਰਾਜੇ ਨੂੰ _ਸਿਰ੍ਹਾਣਾ ਬਣਾ ਕੇ ਉਹ _ਮੌਜ ਨਾਲ ਸੁਤੇ _ਰਹੇ।੧੨। 


ਸਵੇਰੇ ਹੁੰਦੇ ਸਾਰ ਪਤੀ ਉਠ ਕੇ ਚਲਾ ਗਿਆ। (ਉਸ ਨੇ) ਰਾਜੇ ਨਾਲ ਵੀ _ਕਾਮ- 
ਕ੍ਰੀੜਾ ਕੀਤੀ ਅਤੇ _ਸਿਰ੍ਹਾਣੇ ਤੋਂ ਕਢ ਕੇ ਤੁਰਤ ਘਰ _ਪਹੁੰਚਾ _ਦਿੱਤਾ।੧੩। ਜਗਤ ਵਿਚ ਜੋ 
ਸਿਆਣੇ ਹੋ ਕੇ ਇਸਤਰੀ ਨਾਲ ਪਿਆਰ _ਕਰਦੇ ਹਨ, ਉਨ੍ਹਾਂ `ਨੂੰ ਚਿਤ _ਵਿਚ ਮਹਾ ਮੂਰਖ 
ਸਮਝਣਾ ਚਾਹੀਦਾ ਹੈ।੧੪। 
/ਏਲੋਂ ਹਾੰ ਯਾਰਤੁੰੱਪ/ਨਆਨ ਦੇ ਤੁੰਆ ਲਾਰੇਤੂਹ ਦੇ ਮੰਤ ਭੂਪ ਸੰਵਾਦ ਦੇ ਵੀਹਵੇ' ਯਾਰੈਤੂ` ਦੀ ਸਆਘਤਨ 
ਭਾ ਲਭ _ਹ/ 26/ =੨੭੯/ ਚਲਦਾ/ 


ਦੰਹਰਾ 


ਰਾਜੇ ਨੇ ਪੁੱਤਰ ਨੂੰ ਪਕੜ ਕੇ _ਬੈਦੀਖਾਨੇ ਵਿਚ ਭੇਜ ਦਿੱਤਾ। ਸਵੇਰ ਵੇਲੇ ਮੰਤ੍ਰੀ ਸਹਿਤ 
ਫਿਰ ਬੁਲਾ _ਲਿਆ।੧। ਰਾਜੇ ਨੇ _ਪਸੰਨ ਹੋ ਕੇ ਮੰਤਰੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਚਤੁਰ 
ਇਸਤਰੀਆਂ ਅਤੇ ਪੁਰਸ਼ਾਂ ਦੇ _ਚਰਿਤ੍ਰ-ਪ੍ਰਸੈਗ ਮੈਨੂੰ _ਸੁਣਾਓ।੨। ਸਤਲੁਜ ਨਦੀ ਦੇ ਕੰਢੇ 
ਆਨੰਦੁਪਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ _ਦੇ ਨੇੜੇ _ਕਹਿਲੂਰ ਖੇਤਰ 
(ਰਿਆਸਤ) ਵਿਚ _ਸੀ।੩। 


ਉਥੇ ਸਿੱਖ ਫ਼ਿਰਕੇ (“ਸਾਖਾ”) ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ ਅਤੇ 
ਮਨ _ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ _ਸਨ।੪। ਇਕ 
ਧਨਵਾਨ ਦੀ ਇਸਤਰੀ ਉਸ ਨਗਰ ਵਿਚ ਆ ਕੇ ਅਤੇ (ਉਥੋਂ ਦੇ) ਰਾਜੇ ਨੂੰ ਵੇਖ ਕੇ ਵਿਛੋੜੇ 
ਦੇ ਬਾਣ ਨਾਲ ਵਿੰਨ੍ਹੀ ਹੋਈ ਦੁਖੀ ਹੋ __ਗਈ।੫। ਮਗਨ ਨਾਂ ਦਾ ਇਕ (ਵਿਅਕਤੀ) ਉਸ 
(ਰਾਜੇ) ਦਾ ਦਾਸ ਸੀ। ਉਸ ਨੂੰ ਉਸ ਨੇ ਬੁਲਾ ਲਿਆ। ਉਸ ਨੂੰ ਕੁਝ ਧਨ ਦੇ ਕੇ ਇਸ ਤਰ੍ਹਾਂ 
ਸਮਝਾਇਆ।੬। 


ਤੁਹਾਡੇ ਨਗਰ ਵਿਚ ਜੋ ਰਾਜਾ ਰਹਿੰਦਾ ਹੈ, ਮੈਨੂੰ ਉਸ _ਨਾਲ ਮਿਲਾ ਦੇ। ਉਸ ਨਾਲ 
ਮੇਲ ਹੋ ਜਾਣ ਤੇ ਮੈਂ ਤੈਨੂੰ ਬਹੁਤ ਧਨ _ਦਿਆੰਗੀ।੭। ਮਗਨ _ਧਨ ਦੇ ਲਾਲਚ ਵਿਚ ਲਗ ਕੇ 
ਰਾਜੇ ਕੋਲ ਆ ਗਿਆ। ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ।੮। ਆਪ 
ਜੋ ਮੰਤੁ _ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੌੱਥ ਆ ਗਿਆ ਹੈ। ਜੋ ਮੈਂ ਤੁਹਾਨੂੰ ਕਰਨ ਲਈ 
ਕਹਾਂ, ਉਹੋ ਤੁਸੀਂ _ਕਰੋ।੯। 


੮0 


ਚਲਿਯੋ ਧਾਰਿ _ਆਤੀਤ ਕੋ _ ਭੇਸ _ਰਾਈ। _ਮਨਾਪਨ ਬਿਥੈ ਸ੍ਰੀ ਭਗੌਤੀ ਮਨਾਈ। 
ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ। ਧਸ੍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ। ੧0। 


ਤ੍ਰ੍ਿ 
ਟਰਿ ਤਾ 


ਭਲ਼ੰਨਾ ਛੰਦ 


ਚੱਪਾਣ 
ਤਾਹਿ ਸੁ ਭੇਖ ਬਨਾਯੋ। ਫੂਲ ਪਾਨ ਅਰੁ ਕੈਫ ਮੰਗਾਯੋ। 
ਕੋ ਤਿਨ ਲੀਨਾ। ਚਿਤ ਕਾ _ਸੋਕ ਦੂਰਿ ਕਰਿ ਦੀਨਾ। ੧੧। 


ਦੰਹਾਰਾ 
ਬਸਤ੍ਰ ਪਹਿਰਿ ਬਹੁ ਮੋਲ ਕੇ ਅਤਿਥ ਭੇਸ ਕੋ ਡਾਰਿ। 
ਤਵਨ ਸੇਜ ਸੋਭਿਤ ਕਰੀ ਉਤਮ ਭੇਖ _ਸੁਧਾਰਿ। _੧੨। 
ਤਬ ਤਾ ਸੋ ਤ੍ਰਿਯ ਯੌ ਕਹੀ ਭੋਗ ਕਰਹੁ ਮੁਹਿ ਸਾਥ। 
ਪਸੁ _ਪਤਾਰਿ ਦੁਖ ਦੈ ਘਨੋ ਮੈ ਬੇਚੀ ਤਵ ਹਾਥ। ੧੩। 
ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ। 
ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ। ੧੪ 


%/ੜਲ 
ਭਏ ਪੂਜ ਤੋਂ ਕਹਾ ਗੁਮਾਨ ਨ ਕੀਜਿਯੈ। 
ਧਨੀ _ਭਏ ਤੋ ਦੁਖ੍ਯਨ ਨਿਧਨ ਨ _ਦੀਜਿਯੈ। 
ਰੂਪ ਭਯੋ ਤੋਂ ਕਹਾ ਐੱਠ ਨਹਿ ਠਾਨਿਯੈ। 
ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ। _੧੫। 


ਛਾ 
ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ। 
ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ। 
ਕਹਿਯੋ _ਤੁਹਾਰੋ ਮਾਨਿ ਧਰਮ ਕੈਸੇ ਕੈ ਛੋਰੋ। 
ਮਹਾ ਨਰਕ ਕੇ ਬੀਚ ਦੇਹ ਅਪਨੀ ਕ੍ਯੋ_ਥੋਰੋ। ੧੬। 
ਕਹਿਯੋ _ਤੁਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ। 
ਕੁਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋਂ। 
ਛੋਰਿ ਬ੍ਯਾਹਿਤਾ ਨਾਰਿ ਕੇਲ ਤੋ ਸੋਨ ਕਮਾਊ। 
ਧਰਮਰਾਜ _ਕੀ ਸਭਾ _ਨੌਰ ਕੈਸੇ ਕਰਿ ਪਾਊ। ੧੭। 
ਦੰਹਰਾ 
ਕਾਮਾਤੁਰ ਹ੍ਹੈ ਜੋ ਤ੍ਰਿਯਾ ਆਵਤ ਨਰ ਕੇ _ਪਾਸ। 
ਮਹਾ ਨਰਕ ਸੋ _ਡਾਰਿਯੈ ਦੈ ਜੋ ਜਾਨ ਨਿਰਾਸ। ੧੮। 
ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ। 


ਤਾ ਸੋ ਰੀਝ ਰਮ੍ਯੋ ਚਹਤ ਲਾਜ ਨ ਆਵਤ ਤੋਹਿ। ੧੯। 


ਚਰਿਤ੍ਰ ਪਾਖਿਆਨ ੮੧ 


ਭਾਲੰਨਾ ਛੰਦ 

ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿਚ ਭਗਵਤੀ ਦਾ ਸਿਮਰਨ 
ਕਰਦਾ ਹੋਇਆ ਚਲ _ਪਿਆ। (ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ 
ਨ ਮੁੜਿਆ; ਸਿਧਾ ਉਸ ਇਸਤਰੀ ਦੇ ਡੇਰੇ _ਜਾ _ਪਹੁੰਚਿਆ।੧0। 


ਚੱਪਾਣ 
ਇਸਤਰੀ ਨੇ ਉਸ ਨੂੰ ਵੇਖ ਕੇ (ਆਪਣਾ) ਸਰੂਪ _ਸੰਵਾਰਿਆ। ਫੁਲ, ਪਾਨ ਅਤੇ ਸ਼ਰਾਬ 
ਮੰਗਾਈ। ਉਸ ਨੇ ਰਾਜੇ ਨੂੰ ਅਗੋਂ ਲਿਆ ਅਤੇ ਆਪਣੇ ਚਿਤ ਦਾ ਦੁਖ ਦੂਰ _ਕਰ ਦਿੱਤਾ।੧੧। 


(ਰਾਜੇ ਨੇ) ਸਾਧ ਦੇ ਭੇਸ ਨੂੰ ਉਤਾਰ ਕੇ ਵੱਡ _ਮੁਲੇ ਬਸਤ੍ਰ ਪਾ _ਲਏ। ਚੰਗੀ ਤਰ੍ਹਾਂ 
ਸੁਸਜਿਤ ਹੋਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ।੧੨। ਤਦ ਉਸ ਨੂੰ ਇਸਤਰੀ ਨੇ ਇਸ 
ਤਰ੍ਹਾਂ ਕਿਹਾ ਕਿ ਮੇਰੇ ਨਾਲ ਰਤੀ-ਕ੍ਰੀੜਾ ਕਰੋ ਕਿਉਂਕਿ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਮੈਨੂੰ 
ਬਹੁਤ ਦੁਖ ਦਿੱਤਾ ਹੈ, (ਇਸ ਲਈ) ਮੈਂ ਤੁਹਾਡੇ ਹੱਥ ਵਿਚ ਵਿਕ ਚੁਕੀ ਹਾਂ।੧੩। ਰਾਜੇ ਨੇ 
ਉਸ ਥਾਂ ਤੇ ਬੈਠ ਕੇ ਮਨ ਵਿਚ ਵਿਚਾਰ ਕੀਤਾ ਕਿ (ਮੈਂ ਤਾਂ) ਮੌਤਰ ਲੈਣ ਆਇਆ ਸਾਂ, (ਪਰ 
ਇਥੇ ਤਾਂ) ਹੋਰ ਦੀ ਹੋਰ ਹੀ (ਗੱਲ) ਬਣ ਗਈ _ਹੈ।੧੪। 


੭/ਤਲ 


(ਇਸਤਰੀ ਨੇ ਕਿਹਾ) ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, (ਫਿਰ ਵੀ 
ਹੰਕਾਰ ਨਹੀਂ _ਕਰਨਾ _ਚਾਹੀਦਾ। ਜੇ _ਧਨਵਾਨ ਹੋ _ਗਏ ਤਾਂ ਨਿਰਧਨਾਂ ਨੂੰ ਦੁਖ ਨਹੀਂ ਦੇਣਾ 
ਅਤੇ 


ਗਰ 


ਚਾਹੀਦਾ। ਜੇ _ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ _ਚਾਹੀਦਾ। _ਧਨ 
ਜੋਬਨ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ।੧੫। 
ਛਾਦਾ 

(ਰਾਜੇ ਨੇ ਕਿਹਾ) ਧਰਮ (ਕਰਮ) _ਕਰਨ ਨਾਲ ਸ਼ੁਭ ਜਨਮ (ਪ੍ਰਾਪਤ ਹੁੰਦਾ ਹੈ) ਅਤੇ 
ਧਰਮ ਤੋ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ। ਧਰਮ (ਕਰਮ) ਕਰਨ ਨਾਲ ਧਨ ਅਤੇ ਧਾਮ (ਮਿਲਦੇ 
ਹਨ) ਅਤੇ ਧਰਮ (ਕਰਮ) ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ। ਤੇਰਾ ਕਿਹਾ ਮੌਨ ਕੇ (ਸੈਂ) 
ਧਰਮ ਨੂੰ ਕਿਸ ਤਰ੍ਹਾਂ ਛਡ ਦਿਆਂ ਅਤੇ ਆਪਣੀ ਦੇਹ ਨੂੰ ਮਹਾ ਨਰਕ ਵਿਚ ਕਿਉਂ ਡੋਬਾਂ।੧੬। 

ਤੇਰਾ ਕਿਹਾ ਮਨ ਕੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਨਹੀਂ _ਕਰਾਂਗਾ। ਕੁਲ ਨੂੰ _ਕਲੰਕ ਲਗ 
ਜਾਣ ਕਰ ਕੇ (ਮੈਂ) ਮਨ ਵਿਚ ਬਹੁਤ ਡਰਦਾ ਹਾਂ। (ਮੈਂ ਆਪਣੀ) ਵਿਆਹੀ ਹੋਈ ਇਸਤਰੀ 
ਨੂੰ ਛਡ ਕੇ ਤੇਰੇ ਨਾਲ _ਕਾਮ-ਕੇਲ ਨਹੀਂ _ਕਰਾਂਗਾ। (ਅਜਿਹਾ ਕਰਨ ਨਾਲ ਮੈਂ) ਧਰਮਰਾਜ ਦੀ 
ਸਭਾ _ਵਿਚ _ਸਥਾਨ _ਕਿਸ ਤਰ੍ਹਾਂ ਪ੍ਰਾਪਤ _ਕਰਾਂਗਾ।੧੭। 
ਦੰਹਰਾ” 

(ਇਸਤਰੀ ਨੇ _ਉੱਤਰ ਦਿੱਤਾ!) ਕਾਮ ਤੋਂ ਦੁਖੀ ਹੋਕੇ ਜੇ (ਕੋਈ) ਇਸਤਰੀ ਮਰਦ 
ਕੋਲ ਆਉਂਦੀ ਹੈ, ਜੋ (ਮਰਦ ਉਸ ਨੂੰ) ਨਿਰਾਸ ਜਾਣ ਦਿੰਦਾ ਹੈ, (ਉਸ ਨੂੰ) ਮਹਾਨ ਨਰਕ 
ਵਿਚ _ਸੁਟਣਾ ਚਾਹੀਦਾ ਹੈ।੧੮। (ਰਾਜੇ ਨੇ ਕਿਹਾ!) (ਤੂੰ) ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ 
ਮੇਰੀ ਪੂਜਾ ਕਰਦੀ ਹੈਂ। ਉਸ (ਵਿਅਕਤੀ) ਨਾਲ ਰੀਝ ਕੇ ਤੂੰ _ਕਾਮ-ਕੇਲ ਕਰਨਾ ਚਾਹੁੰਦੀ ਹੈ', 
ਕੀ ਤੈਨੂੰ ਲੱਂਜਾ ਨਹੀਂ ਆਉਂਦੀ।੧੯। 


੮੨ 


ਆਜ ਮਿਲੇ ਤੁਮਰੇ ਬਿਨੁ _ਮਰਿਹੋਂ। 


ਸੀ _ਦਸਮ-ਗ੍ਰੰਥ _ਸਾਹਿਬ 


ਕ੍ਰਿਸਨ ਪੂਜ ਜਗ ਕੇ ਭਏ ਕੀਨੀ ਰਾਸਿ _ਬਨਾਇ। 

ਭੋਗ _ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ। ੨॥0। 
ਪੰਚ ਤਤ ਲੈ ਬੂਹਮ ਕਰ ਕੀਨੀ ਨਰ ਕੀ ਦੇਹ। 

ਕੀਯਾ ਆਪ ਹੀ ਤਿਨ ਬਿਖੈ ਇਸਤ੍ਰੀ ਪੁਰਖ _ਸਨੇਹ। _੨੧। 


ਚੱਪਣਾ 


ਤਾ ਤੇ ਆਨ ਰਮੋ ਮੋਹਿ ਸੰਗਾ। ਬ੍ਯਾਪਤ ਮੁਰ ਤਨ ਅਧਿਕ _ਅਨੰਗਾ। 
ਬਿਰਹਾਨਲ ਕੇ ਭੀਤਰਿ _ਜਰਿਹੋ। ੨੨। 


ਦੰਹਰਾ 
ਅੰਗ ਤੇ ਭਯੋ ਅਨੰਗ ਤੌ ਦੇਤ ਮੋਹਿ ਦੁਖ ਆਇ। 
ਮਹਾ ਰੁਦੂ ਜੂ ਕੋ ਪਕਰਿ ਤਾਹਿ ਨ ਦਯੋ _ਜਰਾਇ। ੨੩। 
ਛਾ 
ਧਰਹੁ ਧੀਰਜ ਮਨ ਬਾਲ ਮਦਨ ਤੁਮਰੋਂ ਕਸ _ਕਰਿ_ਹੈ। 
ਮਹਾ ਰੁਦੂ ਕੋ _ਧ੍ਯਾਨ ਧਰੋਂ ਮਨ ਬੀਚ ਸੁ _ਡਰਿ ਹੈ। 
ਹਮ ਨ ਤੁਮਾਰੇ ਸੰਗ ਭੋਗ ਰੁਚਿ ਮਾਨਿ ਕਰੈਗੇ। 
ਤ੍ਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ। ੨੪। 
੭%#ਤਾਲ਼ 
ਕਹਿਯੋ ਤਿਹਾਰੋ _ਮਾਨਿ ਭੋਗ ਤੋਸੋ _ਕ੍ਯੋ_ਕਰਿਯੈ। 
ਘੋਰ ਨਰਕ ਕੇ ਬੀਚ ਜਾਇ ਪਰਥੇ ਤੇ ਡਰਿਯੈ। 
ਤਬ ਆਲਿੰਗਨ ਕਰੇ ਧਰਮ ਅਰਿ ਕੈ ਮੁਹਿ ਗਹਿ _ਹੈ। 
ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ। ੨੫। 
ਚਲੈ ਨਿੰਦ ਕੀ ਕਥਾ ਬਕਤ੍ਰ ਕਸ ਤਿਸੈ ਦਿਖੈਹੋ। 
ਧਰਮ ਰਾਜ ਕੀ ਸਭਾ ਜ੍ਹਾਬ ਕੈਸੇ ਕਰਿ ਦੈਹੌ। 
ਛਾਡਿ _ਯਰਾਨਾ _ਬਾਲ _ਖ੍ਯਾਲ ਹਮਰੇ ਨਹਿ __ਪਰਿਯੈ। 
ਕਹੀ ਸੁ ਹਮ ਸੋ ਕਹੀ ਬਹੁਰਿ ਯਹ ਕਹਿਯੋ ਨ ਕਰਿਯੈ। ੨੬। 
ਨੂਪ ਕੁਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ। 
ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ _ਡਰਿਯੈ। 
ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮੁਖ ਕਰਿ ਹੈ। 
ਤ੍ਰਾਸ ਤਿਹਾਰੇ ਸੌ ਸੁ ਅਧਿਕ ਚਿਤ ਭੀਤਰ ਡਰਿ_ਹੈ। ੨੭। 
ਤੋ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ। 
ਜੋ ਲਖਿ ਹੈ ਕੋਊ ਬਾਤ ਤ੍ਰਾਸ ਤੋ ਮੋਨਿ ਰਹੈਂਗੇ। 
ਆਜੁ ਹਮਾਰੇ ਸਾਥ ਮਿਤ੍ਰ ਰੁਚਿ ਸੌ ਰਤਿ ਕਰਿਯੈ। 
ਹੋ _ਨਾਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਿਯੈ। ੨੮। 


ਚਰਿਤ੍ਰ ਪਾਖਿਆਨ ੮੩ 


(ਇਸਤਰੀ ਨੇ ਉੱਤਰ ਵਿਚ ਕਿਹਾ!) ਕ੍ਰਿਸ਼ਨ ਜਗਤ _ਵਿਚ ਪੂਜੇ ਜਾਂਦੇ ਸਨ, ਉਨ੍ਹਾਂ `ਨੇ 
ਵੀ ਰਾਸ-ਲੀਲਾ _ਰਚੀ _ਸੀ। (ਉਹ) ਰਾਧਾ _ਨਾਲ _ਰਤੀ-ਕ੍ਰੀੜਾ ਕਰਦੇ ਸਨ (ਪਰ ਉਹ) ਨਰਕ 
ਵਿਚ ਨਹੀਂ ਪਏ।੨0। ਬੂਹਮ (ਜਾਂ _ਬੁਹਮਾ) ਨੇ ਪੰਜ ਤੱਤਾਂ ਤੋਂ ਮਰਦ ਦੀ ਦੇਹ ਬਣਾਈ ਹੈ 
ਅਤੇ ਆਪ ਹੀ ਉਸ ਵਿਚ _ਇਸਤਰੀ-ਪੁਰਸ਼ ਦੇ ਪਿਆਰ _ਦੀ ਵਿਵਸਥਾ _ਕੀਤੀ _ਹੈ।੨੧। 
ਚੱਪਣਾ 

ਇਸ ਲਈ ਮੇਰੇ ਨਾਲ _ਕਾਮ-ਕੇਲ ਕਰੋਂ, (ਕਿਉਂਕਿ) ਮੇਰੇ ਸ਼ਰੀਰ ਵਿਚ _ਕਾਮ _ਭਾਵ 
ਬਹੁਤ _ਪਸਰ _ਗਿਆ ਹੈ। ਅਜ ਤੁਹਾਡੇ ਨਾਲ _ਸੈਯੋਗ ਪ੍ਰਾਪਤ _ਕੀਤੇ ਬਿਨਾ _ਮਰ ਜਾਵਾਂਗੀ 
ਅਤੇ ਵਿਯੋਗ ਦੀ ਔਗ ਵਿਚ ਸੜ ਜਾਵਾਂਗੀ।੨੨। 
ਦੰਹਰਾ 

(ਮੇਰੇ) ਸ਼ਰੀਰ ਵਿਚ ਕਾਮ ਪਸਰ ਗਿਆ ਹੈ ਅਤੇ ਮੈਨੂੰ ਆ ਕੇ ਬਹੁਤ ਦੁਖ ਦਿੰਦਾ ਹੈ। 
ਉਸ ਨੂੰ ਸ਼ਿਵ ਜੀ ਨੇ ਪਕੜ ਕੇ ਸਾੜ ਹੀ ਕਿਉਂ ਨ ਦਿੱਤਾ (ਤਾਂ ਜੋ ਮੇਰੀ ਅਜਿਹੀ ਦਸ਼ਾ ਨ 
ਕਰ _ਸਕਦਾ)।੨੩। 
ਛਾ 

(ਰਾਜੇ ਨੇ ਕਿਹਾ!) ਹੇ ਬਾਲਾ! ਮਨ ਵਿਚ ਧੀਰਜ ਧਰ, ਕਾਮ ਦੇਵ ਤੇਰਾ ਕੀ ਕਰੇਗਾ? 
(ਤੂੰ) ਮਨ ਵਿਚ ਮਹਾ ਰੁਦੂ ਦਾ ਧਿਆਨ _ਧਰ, _ਉਹ _ਡਰ _ਜਾਵੇਗਾ। ਮੈਂ ਤੇਰੇ ਨਾਲ ਰੁਚੀ 
ਪੂਰਵਕ _ਕਾਮ-ਕ੍ਰੀੜਾ ਨਹੀਂ_ਕਰਾਂਗਾ। (ਮੈਂ _ਆਪਣੀ) ਧਰਮ _ਪਤਨੀ ਨੂੰ ਛਡ ਕੇ ਤੈਨੂੰ ਕਦੇ ਵੀ 
ਨਹੀ” ਵਰਾਂਗਾ।੨੪। 
੭%#ਤਾਲ਼ 


ਤੇਰਾ ਕਿਹਾ ਮਨ ਕੇ (ਮੈਂ) ਤੇਰੇ ਨਾਲ _ਕਾਮ-ਕ੍ਰੀੜਾ ਕਿਉਂ ਕਰਾਂ? (ਮੈਂ) ਭਿਆਨਕ 
ਨਰਕ ਵਿਚ ਜਾ ਪੈਣ ਤੋਂ ਡਰਦਾ ਹਾਂ। ਤੇਰੇ ਨਾਲ ਸੈਯੋਗ ਕਰਨ ਨਾਲ ਮੈਂ ਧਰਮ ਦੇ ਵੈਰੀ ਨੂੰ 
ਗ੍ਰਹਿਣ ਕਰਾਂਗਾ _(ਅਰਥਾਤ[ ਧਰਮ ਦੇ ਉਲਟ ਕੰਮ _ਕਰਾਂਗਾ)। (ਇਸ _ਨਾਲ) ਜਗਤ _ਵਿਚ 
ਨਿੱਤ ਮੇਰੇ ਅਪਜਸ _ਦੀ ਕਥਾ ਚਲ _ਪਏਗੀ।੨੫। 


ਨਿੰਦਿਆ ਦੀ ਕਥਾ ਚਲ ਪੈਣ ਨਾਲ (ਮੈਂ ਆਪਣਾ) ਮੂੰਹ (ਜਗਤ ਨੂੰ) ਕਿਵੇਂ ਦਿਖਾਵਾਂਗਾ। 
ਧਰਮਰਾਜ _ਦੀ ਸਭਾ ਵਿਚ _(ਸੁਆਲਾਂ ਦਾ) ਉੱਤਰ ਕਿਸ ਤਰ੍ਹਾਂ _ਦਿਆੰਗਾ। _ਹੇ ਬਾਲਾ! ਮੇਰੇ 
ਨਾਲ ਯਾਰਾਨਾ ਛਡ ਦੇ ਅਤੇ ਮੇਰੇ ਖਿਆਲ ਨ ਧੈ। (ਜੋ) ਮੈਨੂੰ ਕਹਿ ਦਿੱਤਾ, ਸੋ ਕਹਿ ਦਿੱਤਾ, 
ਫਿਰ (ਅਜਿਹਾ) ਕਹਿਣ ਦਾ (ਉਦਮ) ਨ _ਕਰਨਾ।੨੬। 


ਨੂਪ ਕੁਅਰਿ (ਕੌਰ) ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਯ! (ਜੇ ਤੁਸੀਂ) ਮੇਰੇ ਨਾਲ ਭੋਗ 
ਕਰੋਗੇ ਤਾਂ ਨਰਕ _ਵਿਚ ਨਹੀਂ ਪਵੋਗੇ, (ਇਸ ਲਈ) ਚਿਤ ਵਿਚ ਬਹੁਤ ਨ ਡਰੋਂ। ਤੁਹਾਡੀ 
ਨਿੰਦਿਆ ਲੋਕੀ ਕਿਵੇਂ ਮੂੰਹ _ਨਾਲ _ਕਰਨਗੇ (ਕਿਉਂਕਿ) ਉਹ ਤੁਹਾਡੇ ਡਰ ਤੋਂ ਮਨ ਵਿਚ 
ਬਹੁਤ _ਭੈ _ਭੀਤ ਹੁੰਦੇ ਹਨ।੨੭। 


ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ, ਜਦ (ਉਸ ਨੂੰ ) ਭੇਦ ਪਤਾ _ਲਗੇਗਾ। ਜੇ 
ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁਪ ਹੀ ਰਹੇਗਾ। ਹੇ ਮਿਤਰ! ਅਜ 
(ਤੁਸੀਂ) ਮੇਰੇ ਨਾਲ ਰੁਚੀ ਪੂਰਵਕ _ਰਤੀ-ਕ੍ਰੀੜਾ ਕਰੋ, ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ 
ਕੇ ਚਲੇ ਜਾਓ।੨੮। 


ਸੀ _ਦਸਮ-ਗ੍ਰੰਥ _ਸਾਹਿਬ 


ਟਾਂਗ ਤਰੇ ਸੋ ਜਾਇ ਕੇਲ ਕੈ ਜਾਹਿ ਨ ਆਵੈ। 
ਬੈਠਿ ਨਿਫੂਂਸਕ ਰਹੈ _ਰੈਨਿ ਸਿਗਰੀ ਨ ਬਜਾਵੈ। 
ਬਧੇ ਧਰਮ ਕੇ ਮੈ ਨ ਭੋਗ ਤੁਹਿ ਸਾਥ ਕਰਤ ਹੋ। 
ਜਗ ਅਪਜਸ ਕੇ ਹੇਤ ਅਧਿਕ ਚਿਤ ਬੀਚ ਡਰਤ ਹੋ। ੨੯। 


ਕੋਟਿ ਜਤਨ ਤੁਮ ਕਰੋ ਭਜੇ ਬਿਨੁ ਤੋਹਿ ਨ ਛੋਰੋ। 


੨ 


ਹੋ ਧਰਮਰਾਜ ਕੀ ਸਭਾ ਜ੍ਰਾਬ ਠਾਢੀ ਹ੍ਹੈ ਦੈਹੋ। ੩0। 


ਆਜੁ ਪਿਯਾ ਤਵ ਸੰਗ ਸੇਜੁ ਰੁਚਿ ਮਾਨ ਸੁਹੈ ਹੋ। 
ਮਨ ਭਾਵਤ ਕੋ ਭੋਗ ਰੁਚਿਤ ਚਿਤ ਮਾਹਿ ਕਮੈ ਹੋ। 
ਅਜੁ ਸੁ ਰਤਿ ਸਭ ਰੈਨਿ ਭੋਗ ਸੁੰਦਰ ਤਵ ਕਰਿਹੋ। 
ਸਿਵ ਬੈਰੀ ਕੋ_ਦਰਪ ਸਕਲ ਮਿਲਿ ਤੁਮੈ ਪੁਰਹਰਿਹੋ। ੩੧। 


ਰੱਲ ਲਾਲ 
ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ। 
ਬਹੁਰਿ ਜਗਤ ਕੇ ਬੀਚ _ਕਿਯੋ ਕੁਲ ਅਧਿਕ ਉਜਿਯਾਰੋ। 
ਬਹੁਰਿ ਸਭਨ ਮੈਂ ਬੈਠਿ ਆਪੁ ਕੋ ਪੂਜ ਕਹਾਊ। 
ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ _ਪਾਊ। _੩੨॥। 
ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ। 
ਰਮੋ ਨ ਹਮ ਸੋ ਆਜੁ ਐਸ ਘਟਿ ਭਾਗ ਹਮਾਰੇ। 
ਬਿਰਹ ਤਿਹਾਰੇ ਲਾਲ _ਬੈਠਿ ਪਾਵਕ ਮੋ _ਬਰਿਯੈ। 
ਹੋਂ _ਪੀਵ _ਹਲਾਹਲ ਆਜੁ _ਮਿਲੇ ਤੁਮਰੇ ਬਿਨੁ _ਮਰਿਯੈ। _੩੩। 
ਦੰਹਰਾ 
ਰਾਇ ਡਰਿਯੋ ਜਉ ਦੈ ਮੁਝੈ ਸਰੀ _ ਭਗਵਤਿ ਕੀ ਆਨ। 
ਸੰਕ ਤ੍ਯਾਗ ਯਾ_ਸੋ_ਰਮੋ _ਕਰਿਹੌ ਨਰਕ _ਪਯਾਨ। _੩੪। 
ਚਿਤ ਕੇ ਸੋਕ ਨਿਵਰਤ ਕਰਿ _ਰਮੋ ਹਮਾਰੇ ਸੰਗ। 
ਮਿਲੇ _ਤਿਹਾਰੇ ਬਿਨੁ _ਅਧਿਕ _ਬ੍ਯਾਪਤ ਮੋਹਿ _ਅਨੰਗ। _੩੫। 
ਨਰਕ ਪਰਨ ਤੇ ਮੈ ਡਰੋਂ ਕਰੋਂ ਨ ਤੁਮ ਸੋ ਸੰਗ। 
ਤੋ ਤਨ ਮੋ ਤਨ ਕੈਸਊ ਬ੍ਯਾਪਤ ਅਧਿਕ _ਅਨੰਗ। _੩੬। 


ਛਾ 
ਤਰੂਨ ਕਰਿਯੋ ਬਿਧਿ ਤੋਹਿ ਤਰੁਨਿ ਹੀ ਦੇਹ ਹਮਾਰੋ। 
ਲਖੇ ਤੁਮੈ ਤਨ ਆਜੁ ਮਦਨ ਬਸਿ ਭਯੋ _ਹਮਾਰੋਂ। 
ਮਨ ਕੋ ਭਰਮ ਨਿਵਾਰਿ ਭੋਗ ਮੋਰੇ ਸੈਗਿ ਕਰਿਯੈ। 
ਨਰਕ _ਪਰਨ ਤੇ ਨੈਕ ਅਪਨ ਚਿਤ ਬੀਚ ਨ _ਡਰਿਯੈ। ੩੭। 


ਚਰਿਤ੍ਰ ਪਾਖਿਆਨ ੮੫ 


(ਰਾਜੇ ਨੇ ਉੱਤਰ _ਦਿੱਤਾ0) ਟੰਗ ਹੇਠੋਂ ਉਹ ਲੰਘ ਕੇ ਜਾਏ ਜਿਸ ਨੂੰ ਕਾਮ-ਕੇਲ 
ਕਰਨੀ ਨ ਆਉਂਦੀ ਹੋਏ। ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ _ਕਾਮ-ਕ੍ਰੀੜਾ ਨ ਕਰੇ। ਮੈਂ ਤਾਂ 
ਧਰਮ _ਦਾ ਬੈਨ੍ਹਿਆ ਹੋਇਆ ਤੇਰੇ ਨਾਲ _ਕਾਮ-ਕ੍ਰੀੜਾ ਨਹੀਂ ਕਰਦਾ (ਕਿਉਂਕਿ) ਜਗਤ ਦੇ 
ਅਪਜਸ _ਕਰ ਕੇ ਮਨ ਵਿਚ ਬਹੁਤ ਡਰਦਾ _ਹਾਂ।੨੯। 

(ਅਗੋਂ ਇਸਤਰੀ ਕਹਿੰਦੀ ਹੈ!) ਤੁਸੀਂ ਅਨੇਕਾਂ ਯਤਨ ਕਰ _ਲਵੋਂ, (ਪਰ ਅਜ ਮੈਂ) ਬਿਨਾ 
ਰਤੀ-ਕੇਲ ਕੀਤੇ ਤੁਹਾਨੂੰ ਨਹੀਂ ਛਡਾਂਗੀ। ਅਜ ਮੈਂ ਆਪਣੇ ਹੱਥ _ਨਾਲ ਤੁਹਾਨੂੰ ਪਕੜੀ ਰਖਾਂਗੀ 
ਅਤੇ _ਸਾਰੀ _ਰਾਤ _ਰਤੀ-ਕ੍ਰੀੜਾ ਕਰਾਂਗੀ _(ਅਰਥਾਂਤਰ!ਸਾਰੀ ਰਾਤ _ਤੋ' ਸਵੇਰ ਤਕ ਤੁਹਾਨੂੰ 
ਆਪਣੇ ਹੱਥ ਨਾਲ ਪਕੜੀ _ਰਖਾਂਗੀ)। ਹੇ ਮਿਤਰ! ਤੁਹਾਡੇ ਲਈ (ਤਾਂ ਮੈਂ) ਕਾਸ਼ੀ ਵਿਚ ਆਰੇ 
(ਨਾਲ _ਚੀਰੀ) _ਜਾਵਾਂਗੀ। ਧਰਮਰਾਜ _ਦੀ ਸਭਾ ਵਿਚ ਡਟ ਕੇ ਜਵਾਬ _ਦਿਆਂਗੀ।੩0। 

ਹੇ ਪ੍ਰਿਯ! ਅਜ ਤੁਹਾਡੇ ਨਾਲ ਰੁਚੀ _ਪੂਰਵਕ _ਸੇਜ _ਮਾਣਾਂਗੀ। _ਮਨ _ਭਾਉਂਦੀ _ਰਤੀ- 
ਕ੍ਰੀੜਾ ਰੁਚੀ ਪੂਰਵਕ _ਕਮਾਵਾਂਗੀ। ਹੇ ਸੁੰਦਰ ਸਰੂਪ ਵਾਲੇ! ਅਜ _ਸਾਰੀ ਰਾਤ ਪ੍ਰੇਮ ਸਹਿਤ ਮੈਂ 
ਤੁਹਾਡੇ ਨਾਲ _ਕਾਮ-ਕੇਲ _ਕਰਾਂਗੀ। ਤੁਹਾਡੇ ਨਾਲ ਮਿਲ ਕੇ ਸ਼ਿਵ ਦੇ ਵੈਰੀ ਕਾਮ ਦੇਵ ਦਾ 
ਸਾਰਾ ਹੰਕਾਰ ਖ਼ਤਮ _ਕਰ _ਦਿਆਂਗੀ।੩੧। 
ਰਾਏ ਨੇ /ਕਹਾ # 

ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿਚ ਜਨਮ ਦਿੱਤਾ ਹੈ। ਫਿਰ ਸਾਡੀ ਕੁਲ 
ਨੂੰ ਜਗਤ ਵਿਚ ਬਹੁਤ ਮਾਣ ਦਿਵਾਇਆ ਹੈ। ਫਿਰ ਸਾਰਿਆਂ ਵਿਚ ਬੈਠ ਕੇ (ਮੈਂ) ਪੂਜਣਯੋਗ 
ਅਖਵਾਉਂਦਾ ਹਾਂ। (ਜੇ ਮੈਂ) ਤੇਰੇ ਨਾਲ _ਰਤੀ-ਕ੍ਰੀੜਾ ਕਰਦਾ ਹਾਂ (ਤਾਂ) ਨੀਚ ਕੁਲ ਵਿਚ 
ਜਨਮ ਪਾਵਾਂਗਾ।੩੨। 


(ਇਸਤਰੀ ਨੇ ਕਿਹਾ) ਜਨਮ ਦੀ ਕੀ ਗੱਲ ਹੈ, (ਇਹ) ਸਭ ਜਨਮ ਤੁਹਾਡੇ ਹੀ 
ਬਣਾਏ ਹੋਏ _ਹਨ। (ਜੇ ਤੁਸੀਂ) ਅਜ ਮੇਰੇ ਨਾਲ ਰਮਣ ਨਹੀਂ ਕਰੋਗੇ (ਤਾਂ ਮੈਂ) ਇਸ ਨੂੰ 
ਆਪਣੀ ਬਦਕਿਸਮਤੀ ਸਮਝਾਂਗੀ। ਹੇ ਲਾਲ! (ਮੈਂ) ਤੁਹਾਡੇ ਵਿਯੋਗ ਦੀ ਔਗ ਵਿਚ ਬੈਠ ਕੇ 
ਸੜ _ਮਰਾਂਗੀ ਅਤੇ ਤੁਹਾਡੇ ਨਾਲ ਸੈਯੋਗ ਕੀਤੇ ਬਿਨਾ (ਮੈਂ) ਜ਼ਹਿਰ ਪੀ ਕੇ ਮਰ _ਜਾਵਾਂਗੀ।੩੩। 
ਦੰਹਰਾ 

ਰਾਜਾ (ਇਸ ਗੱਲੋਂ) ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ (ਦੀ ਸੌਂਹ) ਆਣ 
ਦੇਵੇ ਤਾਂ (ਮਜਬੂਰੀ ਵਸ) ਸੰਗ ਤਿਆਗ ਕੇ ਇਸ _ਨਾਲ _ਰਮਣ ਕਰ ਕੇ ਨਰਕ _ਵਿਚ ਜਾਣਾ 
ਪਵੇਗਾ।੩੪। (ਇਸਤਰੀ ਨੇ ਕਿਹਾ! ਹੇ ਰਾਜਨ!) ਮੇਰੇ ਨਾਲ ਸੈਯੋਗ ਕਰ ਕੇ ਮਨ ਦੇ ਦੁਖ 
ਨੂੰ ਦੂਰ ਕਰ ਦਿਓ (ਕਿਉਂਕਿ) ਤੁਹਾਡਾ ਸੈਯੋਗ ਨ ਪ੍ਰਾਪਤ ਕਰਨ ਕਰ ਕੇ ਕਾਮ ਮੇਰੇ (ਸ਼ਰੀਰ 
ਵਿਚ) ਬਹੁਤ ਵਿਆਪਕ _ਹੋ__ਗਿਆ ਹੈ।੩੫। (ਰਾਜੇ ਨੇ ਕਿਹਾ!) ਨਰਕ _ਵਿਚ ਪੈਣ ਤੋਂ 
ਹੀ ਅਧਿਕ ਕਾਮ (ਕਿਉਂ ਨ) ਵਿਆਪਤ ਹੋ _ਜਾਏ।੩੬। 
ਛਾ 

(ਇਸਤਰੀ ਨੇ ਕਿਹਾ) ਪਰਮਾਤਮਾ ਨੇ ਤੁਹਾਨੂੰ ਜਵਾਨ ਬਣਾਇਆ ਹੈ ਅਤੇ ਮੇਰੀ ਵੀ 
ਦੇਹ ਜਵਾਨ ਹੈ। ਤੁਹਾਡੇ ਸ਼ਰੀਰ ਨੂੰ ਵੇਖ ਕੇ ਅਜ ਮੇਰਾ (ਮਨ) ਕਾਮ ਦੇਵ ਦੇ ਵਸ ਵਿਚ ਹੋਂ 
ਗਿਆ ਹੈ। ਮਨ ਦਾ ਭਰਮ ਦੂਰ ਕਰ ਕੇ ਮੇਰੇ ਨਾਲ ਸੰਗ ਕਰੋ ਅਤੇ ਨਰਕ ਵਿਚ ਪੈਣ (ਦੀ 
ਗੱਲ) ਤੋਂ ਆਪਣੇ ਚਿਤ ਵਿਚ ਜ਼ਰਾ ਜਿੰਨਾ ਵੀ ਨ ਡਰੋਂ।੩੭। 


੮੬ 


ਦੰਹਰਾ 
ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨ। 
ਤਵਨਿ _ਤਰੁਨਿ ਗੁਰ ਤਵਨ ਕੀ ਲਾਗਤ ਸੁਤਾ _ਸਮਾਨ। _੩੮। 
ਛਾ 
ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ। 
ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ। 
ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ। 
ਹੋ ਤੁਰਤੁ ਮੁਤੁ ਕੋ _ਧਾਮ ਨਗਨ ਆਗੇ ਕਰਿ ਧਰਹੀ। ੩੯। 


ਦੰਹਰਾ 
ਕਹਾ ਕਰੌ ਕੈਸੇ ਬਚੌ ਹਿਰਿਦੈ ਨ ਉਪਜਤ ਸਾਤ। 
ਤੋਹਿ ਮਾਰਿ ਕੈਸੇ ਜਿਯੋ ਬਚਨ ਨੇਹ ਕੇ ਨਾਤ। ੪0। 


ਚੱਪਲਾਂ 


ਚਿਤ ਇਹ ਭਾਤਿ ਬਿਚਾਰੋ। ਇਹਾ ਸਿਖ ਕੋਊ ਨ ਹਮਾਰੋ। 
ਭਜੇ 


ਮੇਰੋ ਧੂਮ _ਜਾਈ। _ਭਾਜਿ ਚਲੋ _ਤ੍ਰਿਯ ਦੇਤ _ਗਹਾਈ। ੪੧ 


ਤੇ ਯਾਕੀ ਉਸਤਤਿ ਕਰੋਂ। ਚਰਿਤ ਖੇਲਿ ਯਾ ਕੋ ਪਰਹਰੋ। 
ਰਤਿ ਕਰੈ _ਤਰਨਿ ਜਿਯ ਮਾਰੈ। ਕਵਨ ਸਿਖ੍ਯ ਮੁਹਿ ਆਨਿ ਉਬਾਰੈ। ੪੨। 


%7ਤਲ਼ 
ਧੰਨ੍ਯ _ਤਰੁਨਿ ਤਵ ਰੂਪ ਧੰਨ੍ਯ _ਪਿਤੁ ਮਾਤ ਤਿਹਾਰੋ। 
ਧੰਨ੍ਯ _ਤਿਹਾਰੇ ਦੇਸ ਧੰਨ੍ਯ _ਪ੍ਰਤਿਪਾਲਨ ਹਾਰੋ। 
ਧੰਨ੍ਯ _ਕੁਅਰਿ ਤਵ ਬਕੂਤ ਅਧਿਕ ਜਾ_ਮੈ ਛਬਿ ਛਾਜੈ। 


੮ 


ਹੋ ਜਲਜ ਸੂਰ ਅਰੁ ਚੰਦੂ ਦੂਪ ਕੰਦੂਪ ਲਖਿ ਭਾਜੈ। ੪੩। 
ਸੁਭ ਸੁਹਾਗ ਤਨ ਭਰੇ ਚਾਰੁ ਚੰਚਲ ਚਖੁ _ਸੋਹਹਿ। 

ਖਗ ਮਿਰਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹਹਿ। 

ਸਿਵ _ਸਨਕਾਦਿਕ _ਥਕਿਤ ਰਹਿਤ _ਲਖਿ ਨੇਤ _ਤਿਹਾਰੇ। 

ਹੋ ਅਤਿ ਅਸਚਰਜ ਕੀ ਬਾਤ ਚੁਭਤ ਨਹਿ ਹ੍ਿਦੈ ਹਮਾਰੇ। ੪੪। 


੭ਾਵੀਯਾ 
ਪੌਢਤੀ ਅੰਕ ਪ੍ਰਜੰਕ ਲਲਾ ਕੋ ਲੈ ਕਾਹੂ ਸੋ _ਭੇਦ ਨ ਭਾਖਤ ਜੀ _ਕੋ। 
ਕੇਲ _ਕਮਾਤ _ਬਹਾਤ ਸਦਾ _ਨਿਸਿ ਮੈਨ ਕਲੋਲ ਨ ਲਾਗਤ _ਫੀਕੋ। 


ਜਾਗਤ ਲਾਜ _ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ। 
ਤਾ ਤੇ ਬਿਚਾਰਤ ਹੋ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ। ੪੫। 


ਚਰਿਤ੍ਰ ਪਾਖਿਆਨ ੮੭ 


ਦੰਹਰਾ 
(ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ (ਮੈਨੂੰ) ਪੂਜਣ ਯੋਗ _ਜਾਣ ਕੇ ਮੇਰੇ ਵਲ 
ਆਉਂਦੀ ਹੈ, ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ _ਹੈ।੩੮। 


ਛਾਦਾ 

ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ 
ਉੜਕ _ਤਕ ਨਹੀਂ _ਨਿਭਾਉਂਦੀ। ਇਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ 
ਲਗਦੀ _ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, (ਉਹ ਉਸ ਅਗੇ) 
ਆਪਣੇ _ਗੁਪਤ ਅੰਗ ਨੂੰ ਨੰਗਾ _ਕਰ _ਕੇ _ਧਰ ਦਿੰਦੀ ਹੈ।੩੯। 
ਦੰਹਰ” 

ਕੀ ਕਰਾਂ, ਕਿਵੇਂ ਬਚਾਂ, ਮਨ ਵਿਚ ਸ਼ਾਂਤੀ ਪੈਦਾ ਨਹੀਂ ਹੁੰਦੀ। (ਮੈਂ) ਤੈਨੂੰ ਮਾਰ ਕੇ ਕਿਵੇਂ 
ਜੀਵਾਂ, (ਤੇਰੇ) ਬੋਲ ਪ੍ਰੇਮ ਨਾਲ _ਭਿੰਨੇ _ਹੋਏ _ਹਨ।80। 
ਚੱਪਾਣਾ 

ਰਾਜੇ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਇਥੇ ਮੇਰਾ ਕੋਈ ਸਿੱਖ ਵੀ ਨਹੀਂ _ਹੈ। 
ਇਸ ਨਾਲ _ਰਮਣ ਕਰਨ ਤੇ ਮੇਰਾ ਧਰਮ ਜਾਂਦਾ ਹੈ ਅਤੇ ਜੇ _ਭਜਦਾ ਹਾਂ (ਤਾਂ ਇਹ) 
ਇਸਤਰੀ (ਮੈਨੂੰ) _ਪਕੜਾ _ਦੇਵੇਗੀ।੪੧। 


ਇਸ ਲਈ ਇਸ ਦੀ ਉਸਤਤ ਕਰਾਂ ਅਤੇ ਇਸ ਨਾਲ ਚਰਿਤ੍ਰ ਖੇਡ ਕੇ (ਇਸ ਤੋਂ) 
ਪਿਛਾ _ਛੁੜਾਵਾਂ। _ਰਤੀ-ਕ੍ਰੀੜਾ ਕੀਤੇ ਬਿਨਾ (ਇਹ) ਇਸਤਰੀ ਜੀਉਂਦੇ ਮਾਰ ਦੇਵੇਗੀ। ਕੌਣ 
(ਅਜਿਹਾ) ਸਿੱਖ ਹੋਵੇ (ਜੋ) ਮੈਨੂੰ _ਆ ਕੇ ਬਚਾ ਲਏ? ।੪੨। 
੭%/ਤਲ 


ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ _ਹਨ। ਤੇਰਾ ਦੇਸ ਧੰਨ 
ਹੈ ਅਤੇ ਤੈਨੂੰ ਪਾਲਣ ਵਾਲਾ _ਵੀ ਧੰਨ ਹੈ। ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ 
ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ, (ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦੂਮਾ ਅਤੇ 
ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ _ਹੈ।੪੩। 


(ਤੇਰਾ) ਸ਼ੁਭ _ਸ਼ਰੀਰ _ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ 
ਰਹੀ ਹੈਂ। ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ _ਹਨ। 
ਪਰ _ਬੜੇ ਅਸਚਰਜ _ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿਚ ਨਹੀਂ _ਚੁਭਦੇ।੪੪। 
੭ਾਵੰਯਾ 

(ਇਸਤਰੀ ਕਹਿੰਦੀ ਹੈ!) ਪ੍ਰੀਤਮ ਨੂੰ ਗਲਵਕੜੀ ਵਿਚ ਲੈ ਕੇ (ਮੈਂ) ਪਲੰਘ ਉਤੇ 
ਲੇਟ ਜਾਵਾਂਗੀ ਅਤੇ ਕਿਸੇ ਨਾਲ ਦਿਲ ਦੀ _ਗੌਲ ਸਾਂਝੀ ਨਹੀਂ _ਕਰਾਂਗੀ। _ਕਾਮ-ਕ੍ਰੀੜਾ ਕਰਦਿਆਂ 
ਸਦਾ _ਰਾਤ ਬੀਤ ਜਾਂਦੀ ਹੈ ਅਤੇ _ਕਾਮ-ਕਲੋਲ _ਫਿਕੇ ਨਹੀਂ _ਲਗਦੇ। ਹੇ _ਸਜਨੀ! ਜਾਗਣ ਤੇ 


(ਸਾਰੀਆਂ ਇਸਤਰੀਆਂ ਨੂੰ) ਬਹੁਤ _ਲਾਜ _ਲਗਦੀ _ਹੈ। ਇਸ ਲਈ ਚਿਤ ਵਿਚ ਵਿਚਾਰ 
ਕਰਦੀ ਹਾਂ ਕਿ ਹੇ ਸਖੀ! ਇਸ ਜਾਗਣ ਨਾਲੋਂ _ਤਾਂ ਸੌਣਾ ਚੰਗਾ _ਹੈ।੪੫। 


ਦਦ੍‌ 


ਦੰਹਰਾ 

ਬਹੁਰ ਤ੍ਰਿਯਾ ਤਿਹ ਰਾਇ ਸੇ ਯੋ ਬਚ ਕਹਿਯੋ ਸੁਨਾਇ। 
ਆਜ ਭੋਗ ਤੋਂ ਸੋ ਕਰੋ ਕੈ ਮਰਿਹੋ ਬਿਖੁ ਖਾਇ। ੪੬। 
ਬਿਸਿਖੀ _ਬਰਾਬਰਿ ਨੈਨ ਤਵ _ਬਿਧਨਾ ਧਰੇ _ਬਨਾਇ। 
ਲਾਜ ਕੌਚ ਮੋ ਕੌ ਦਯੋ ਚੁਭਤ ਨ ਤਾ ਤੇ ਆਇ। 8੪੭। 
ਬਨੇ _ਠਨੇ ਆਵਤ _ਘਨੇ _ਹੇਰਤ _ਹਰਤ _ਗ੍ਯਾਨ। 

ਭੋਗ ਕਰਨ ਕੌ ਕਛੁ ਨਹੀ _ਡਹਕੂ ਬੇਰ _ਸਮਾਨ। ੪੮। 
ਧੰਨ੍ਯ _ਬੇਰ ਹਮ ਤੇ ਜਗਤ _ਨਿਰਖਿ ਪਥਿਕ ਕੌ _ਲੇਤ। 
ਬਰਬਸ _ਖੁਆਵਤ ਫਲ _ਪਕਰਿ ਜਾਨ ਬਹੁਰਿ ਘਰ ਦੇਤ। ੪੯। 
ਅਟਪਟਾਇ _ਬਾਤੇ ਕਰੈ ਮਿਲ੍ਯੋ _ਚਹਤ _ਪਿਯ _ਸੰਗ। 
ਮੈਨ ਬਾਨ _ਬਾਲਾ ਬਿਧੀ _ਬਿਰਹ _ਬਿਕਲ ਭਯੋ _ਅੰਗ। _੫0। 


ਛਾ 
ਹਮ ਧਰੀ ਬਚਨ ਗੁਰ ਦਏ ਹਮਾਰੇ। 
ਤੋਹਿ ਪ੍ਰਾਨ ਜਬ _ਲਗ ਘਟ ਥਾਰੇ। 
ਸਾਥ ਨੇਹੁ ਤੁਮ ਨਿਤ _ਬਢੈਯਹੁ। 
ਸੇਜ ਭੂਲਿ ਸੁਪਨੇ ਹੂੰ ਨ ਜੈਯਹੁ। ੫੧। 
ਭਜੇ ਸਹਸ _ਬਾਸਵ ਭਗ ਪਾਏ। 
ਭਜੇ ਚੰਦੂ _ਕਾਲੰਕ _ਲਗਾਏ। 


5 ੩ 


ਕੈ, ਕੈ &, & ਕਰੋ $ ਕ 


ਤੇ 
ਪ੍੍ਨ 
ਕੇ 
ਕੀ 
ਕੇ 
ਕੇ 
ਕੇ ਸੀਸ ਦਸ ਸੀਸ _ਗਵਾਯੋ। 


ਹੇਤ 
ਪਰ ਨਾਰੀ ਕੇ ਹੇਤ ਕਟਕ ਕਵਰਨ ਕੌ _ਘਾਯੋ। ੫੨। 
ਨੇਹੁ 


ਕੋੇਕੋ “ਕੋਕੋਕੋ ਕੇ 


ਕੈ, ਕੈ 


ਸੌ 
ਕੇ ਭਜੇ ਕਾਲ ਬ੍ਯਾਪਯੋ ਤਨ _ਮਾਨਹੁ। 


੍ 
ਕੈ 
ਕੰ 
ਘਰ 
੍ 
ਬਹ 
ਕੂ 


ਹੋ ਅੰਤ ਸ੍ਹਾਨ ਕੀ ਮਿਰਿਤੁ ਹਾਥ ਲੇਂਡੀ ਕੇ ਮਰਹੀ। ੫੩। 
ਬਾਲ ਹਮਾਰੇ ਪਾਸ _ਦੇਸ _ਦੇਸਨ ਤ੍ਰਿਯ ਆਵਹਿ। 

ਮਨ _ਬਾਛਤ ਬਰ _ਮਾਗਿ ਜਾਨਿ ਗੁਰ ਸੀਸ ਝੁਕਾਵਹਿ। 
ਸਿਖ੍ਯ ਪੁਤ੍ਰ _ਤ੍ਰਿਯ ਸੁਤਾ ਜਾਨਿ _ਅਪਨੇ ਚਿਤ _ਧਰਿਯੈ। 

ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। ੫੪। 


ਚੱਪਲਾਂ 


ਬਚਨ ਸੁਨਤ ਕੁਧਿਤ ਤ੍ਿਯ ਭਈ। ਜਰਿ ਬਰਿ ਆਠ ਟੂਕ ਹ੍ਹੈ ਗਈ। 
ਅਬ ਹੀ ਚੋਰਿ ਚੋਰਿ ਕਹਿ ਉਠਿਹੋ। ਤੁਹਿ ਕੋਪ ਕਰਿ ਮਾਰਿ ਹੀ ਸੁਟਿਹੋ। 


ਪ੫ਪ। 


ਚਰਿਤ੍ਰ ਪਾਖਿਆਨ ੮੯ 


ਦੰਹਰਾ 

ਫਿਰ (ਉਸ) ਇਸਤਰੀ ਨੇ ਰਾਜੇ ਨੂੰ ਇਹ ਬੋਲ ਕਹਿ ਕੇ ਸੁਣਾਏ[ਮੈਂ ਅਜ ਤੇਰੇ _ਨਾਲ 
ਭੋਗ ਕਰਾਂਗੀ, ਨਹੀਂ ਤਾਂ ਜ਼ਹਿਰ ਖਾ ਕੇ ਮਰ _ਜਾਵਾਂਗੀ।੪੬। ਵਿਧਾਤਾ ਨੇ ਤੇਰੇ ਨੈਣ ਤੀਰਾਂ 
ਵਰਗੇ ਬਣਾਏ ਹਨ, (ਪਰ) ਮੈਨੂੰ ਲਾਜ ਦਾ ਕਵਚ ਦਿੱਤਾ ਹੈ, ਇਸ ਲਈ ਮੈਨੂੰ ਆ ਕੇ ਚੁਭਦੇ 
ਨਹੀਂ _ਹਨ।8੭। ਤੇਰੇ _ਨੈਣ ਬਹੁਤ _ਹੀ ਸਜੇ _ਸੰਵਰੇ ਹਨ ਅਤੇ ਵੇਖਦਿਆਂ ਹੀ ਗਿਆਨ _ਹਰ 
ਲੈਂਦੇ ਹਨ। _(ਪਰ) _ਗਲਘੋਟੂ _ਬੇਰਾਂ ਵਾਂਗ (ਇਨ੍ਹਾਂ ਵਿਚ) ਸੰਯੋਗ ਕਰਨ ਲਈ _ਕੋਈ (ਖਿਚ) 
ਨਹੀਂ _ਹੈ।੪੮। 


ਸਾਡੇ ਤੋਂ ਉਹ ਬੇਰ (ਬ੍ਰਿਛ) ਧੰਨ ਹੈ ਜੋ ਰਾਹੀਆਂ ਨੂੰ ਜਦੋਂ ਵੇਖ ਲੈਂਦਾ ਹੈ। (ਬੇਰ ਬ੍ਰਿਛ) 
ਮਲੋ _ਜ਼ੋਰੀ ਪਕੜ ਕੇ ਫਲ ਖੁਆਉਂਦਾ ਹੈ ਅਤੇ ਫਿਰ ਘਰ ਜਾਣ ਦਿੰਦਾ ਹੈ।੪੯। (ਇਸ ਤਰ੍ਹਾਂ 
ਦੀਆਂ) _ਅਟਪਟੀਆਂ ਗੱਲਾਂ ਕਰਦੀ ਹੋਈ (ਉਹ) ਪ੍ਰੀਤਮ ਦਾ ਸੈਯੋਗ ਚਾਹੁੰਦੀ ਹੈ। (ਉਹ) 
ਇਸਤਰੀ ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਗਈ ਹੈ ਅਤੇ ਵਿਯੋਗ ਕਰ ਕੇ (ਉਸ ਦੇ) ਅੰਗ 


ਵਿਆਕੁਲ ਹੋ __ਗਏ _ਹਨ।੫0। 


ਛਾਦਾ 

(ਰਾਜੇ ਨੇ ਕਿਹਾ!) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ 
ਦਿੱਤਾ ਹੈ।] ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿਚ ਪ੍ਰਾਣ 
ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ 


ਇਸਤਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਨ ਜਾਈਂ।੫੧। 


(ਕਿਉਂਕਿ) ਪਰ _ਨਾਰੀ ਦੇ ਸੈਯੋਗ _ਕਾਰਨ ਇੰਦਰ ਨੇ ਹਜ਼ਾਰ _ਭਗ-ਚਿੰਨ੍ਹ ਪ੍ਰਾਪਤ ਕੀਤੇ 
ਸਨ। _ਪਰਾਈ ਨਾਰੀ ਦੇ ਸੈਯੋਗ ਕਾਰਨ ਚੰਦੂਮਾ ਨੂੰ ਕਲੰਕ ਲਗਿਆ _ਸੀ। _ਪਰ ਨਾਰੀ _ਕਾਰਨ 


ਰਾਵਣ ਨੂੰ ਆਪਣੇ _ਸਿਰ _ਗਵਾਉਣੇ ਪਏ। (ਇਸੇ ਤਰ੍ਹਾਂ) ਪਰ ਨਾਰੀ ਲਈ _ਕੌਰਵਾਂ ਦੀ ਸੈਨਾ 
ਮਾਰੀ ਗਈ _ਸੀ।੫੨। 


ਪਰ ਨਾਰੀ ਨਾਲ ਕੀਤਾ ਪ੍ਰੇਮ _ਤਿਖੀ ਛੁਰੀ ਦੇ ਸਮਾਨ ਸਮਝੋ। ਪਰ ਨਾਰੀ ਨਾਲ ਕੀਤੇ 
ਸੈਯੋਗ ਨੂੰ ਸ਼ਰੀਰ ਵਿਚ _ਵਿਆਪੀ ਮੌਤ _ਸਮਝੋ। ਜੋ ਪਰ ਨਾਰੀ _ਨਾਲ _ਸੈਯੋਗ _ਕਰਦਾ ਹੈ, 


(ਉਸ ਨੂੰ) ਬਹੁਤ ਵੱਡਾ _ਮੌਕਾਰ _(“ਹਰੀਫ਼ੀ`) ਸਮਝਣਾ ਚਾਹੀਦਾ ਹੈ। (ਉਹ ਵਿਅਕਤੀ) ਅੰਤ 
ਵਿਚ ਚੰਡਾਲ ('ਲੇਂਡੀ`) ਦੇ ਹੱਥੋਂ ਕੁਤੇ ਦੀ ਮੌਤ ਮਰਦਾ ਹੈ।੫੩। 


ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ _ਹਨ। _ਮਨ _ਬਾਂਛਿਤ 
ਵਰ ਮੰਗ _ਕੇ ਗੁਰੂ ਮੰਨਦੇ ਹੋਇਆਂ _ਸੀਸ _ਝੁਕਾਉਂਦੀਆਂ _ਹਨ। (ਮੈਂ) ਆਪਣੇ ਚਿਤ _ਵਿਚ 
ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ _ ਸੁੰਦਰੀ! ਉਨ੍ਹਾਂ 
ਨਾਲ ਮੈਂ _ਰਮਣ ਕਿਸ ਤਰ੍ਹਾਂ _ਕਰ ਸਕਦਾ _ਹਾਂ?।੫੪। 
ਚੱਪਾਣ 

(ਇਹ) ਬੋਲ ਸੁਣ ਕੇ (ਉਹ) ਇਸਤਰੀ ਕ੍ਰੋਧਿਤ ਹੋ _ਗਈ। ਸੜ _ਬਲ ਕੇ ਔਠ ਟੁਕੜੇ 
ਹੋਂ ਗਈ। (ਕਹਿਣ ਲਗੀ, ਮੈਂ) ਹੁਣੇ ਚੋਰ ਚੋਰ ਕਹਿ ਕੇ ਰੌਲਾ ਪਾਂਦੀ ਹਾਂ ਅਤੇ (ਲੋਕੀਂ) ਕ੍ਰੋਧ 
ਕਰ ਕੇ ਤੈਨੂੰ ਮਾਰ ਹੀ _ਸੁਟਣਗੇ।੫੫। 


ਨੈਨ ਰਹੇ _ਨਿਹੁਰਾਇ ਕ੍ਯੋ _ਹੇਰਤ ਲਗਤ ਨ _ਦੋਖ। ੫੬। 

ਯਾ ਤੇ ਹਮ ਹੇਰਤ ਨਹੀ ਸੁਨਿ ਸਿਖ ਹਮਾਰੇ ਬੈਨ। 

ਲਖੇ ਲਗਨ _ਲਗਿ ਜਾਇ ਜਿਨ ਬਡੇ _ਬਿਰਹਿਯਾ _ਨੈਨ। _੫੭। 
ਛਮ ਛੰਦ 

ਦਿਜਨ _ਦੀਜਿਯਹੁ _ਦਾਨ _ਦੂਜਨ ਕਹ ਦ੍ਰਿਸਟਿ ਦਿਥੈਯਹੁ। 

ਸੁਖੀ ਰਾਖਿਯਹੁ ਸਾਥ _ਸਤੂ _ਸਿਰ ਖੜਗ _ਬਜੈਯਹੁ। 

ਲੋਕ ਲਾਜ ਕਉ ਛਾਡਿ _ਕਛੂ _ਕਾਰਜ ਨਹਿ _ਕਰਿਯਹੁ। 

ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਨ __ਧਰਿਯਹੁ। 

ਗੁਰ ਜਬ ਤੇ ਮਹਿ ਕਹਿਯੋ ਇਹੈ ਪਨ ਲਯੋ ਸੁ ਧਾਰੈ। 

ਹੋ _ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ। ੫੮। 
ਦੰਹਾਰਾ 

ਸੁਨਤ ਰਾਵ ਕੋ ਬਚ _ਸੁਵਨ ਤ੍ਰਿਯ ਮਨਿ ਅਧਿਕ _ਰਿਸਾਇ। 

ਚੋਰ ਚੋਰ ਕਹਿ ਕੈ ਉਠੀ ਸਿਖ੍ਯਨ ਦਿਯੋ ਜਗਾਇ। ੫੯। 

ਸੁਨਤ ਚੋਰ ਕੋ ਬਚ _ਸੁਵਨ ਅਧਿਕ _ਡਰਿਯੋ ਨਰ ਨਾਹਿ। 

ਪਨੀ ਪਾਮਰੀ ਤਜਿ _ਭਜ੍ਯੋ ਸੁਧਿ ਨ ਰਹੀ ਮਨ ਮਾਹਿ। ੬0। 


ਮਤੁ ਸਭਨ ਮਤੁ? ੨5/ ੪੩੯੭ %ਫਲੰ/ 
ਦੰਹਰਾ 
ਸੁਨਤ ਚੋਰ ਕੇ ਬਚ _ਸੁਵਨ ਉਠਿਯੋ ਰਾਇ ਡਰ _ਧਾਰ। 
ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ _ਡਾਰਿ। ੧। 


ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ। 
ਕਦਮ _ਪਾਚ _ਸਾਤਕ _ਲਗੇ _ਮਿਲੇ _ਸਿਤਾਬੀ ਆਇ। _੨। 


ਚੱਪਲਾਂ 


ਚੋਰ ਬਚਨ ਸਭ ਹੀ ਸੁਨਿ ਧਾਏ। ਕਾਢੇ ਖੜਗ ਰਾਇ ਪੁਤਿ ਆਏ। 
ਕੂਕਿ ਕਹੈ ਤੁਹਿ ਜਾਨ ਨ ਦੈਹੈ। ਤੁਹਿ ਤਸਕਰ ਜਮਧਾਮ ਪਠੈ ਹੈ। ੩। 


ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ _ਉਤਾਰਿ। 
ਚੋਰ ਚੋਰ ਕਰਿ ਤਿਹ ਗਹਿਯੋ ਦ੍ਰੈਕ ਮੁਤਹਰੀ ਝਾਰਿ। ੫। 


ਚਰਿਤ੍ਰ ਪਾਖਿਆਨ ੯੧ 


ਦੰਹਰਾ” 

(ਤੁਸੀਂ) ਹਸਦੇ ਖੇਡਦੇ ਸੁਖ ਪੂਰਵਕ (ਮੇਰੇ ਨਾਲ) ਰਮਣ ਕਰੋ, ਕਿਉ (ਵਿਅਰਥ ਦਾ) 
ਰੋਸ ਕਰਦੇ ਹੋ। ਮੇਰੀਆਂ ਅੱਖਾਂ ਨੀਵੀਆਂ ਹੋ _ ਰਹੀਆਂ ਹਨ। ਕੀ ਇਨ੍ਹਾਂ ਨੂੰ ਵੇਖ ਕੇ (ਤੁਹਾਨੂੰ) 
ਦੋਸ਼ ਨਹੀਂ _ਲਗਦਾ।੫੬। (ਰਾਜੇ ਨੇ ਉੱਤਰ ਦਿੱਤਾ) ਇਸੇ ਲਈ ਤਾਂ ਮੈਂ ਵੇਖਦਾ ਨਹੀਂ। (ਤੂੰ) 
ਸਿਖਿਆ ਭਰੇ (ਮੇਰੇ) _ਬਚਨ _ਸੁਣ। _ਕਿਤੇ _ਵਿਯੋਗੇ ਹੋਏ ਇਨ੍ਹਾਂ `ਨੈਣਾਂ ਨੂੰ ਵੇਖਣ ਨਾਲ ਹੀ 
ਲਗਨ ਨ ਲਗ ਜਾਏ।੫੭। 
ਛਹੀ ਛੰਟਾ 

ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ _ਰਖੋ। ਸਾਥੀਆਂ ਨੂੰ ਸੁਖੀ ਰਖੋ 
ਅਤੇ _ਵੈਰੀਆਂ ਦੇ ਸਿਰ ਉਤੇ (ਸਦਾ) ਤਲਵਾਰ ਵਜਾਉਂਦੇ _ਰਹੋਂ। ਲੋਕ ਲਾਜ ਨੂੰ ਛਡ ਕੇ 
ਕੋਈ ਕੰਮ ਨ ਕਰੋਂ! ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਪੈਰ ਨ ਰਖੋਂ। ਜਦੋਂ ਦਾ 
ਗੁਰੂ ਨੇ ਮੈਨੂੰ ਕਿਹਾ ਹੈ, (ਉਦੋਂ ਤੋਂ ਮੈਂ) ਇਹੀ ਪੂਣ ਧਾਰਨ ਕੀਤਾ ਹੋਇਆ ਹੈ ਕਿ ਮੇਰੇ 
ਲਈ ਪਰਾਇਆ _ਧਨ _ਪੌਥਰ _ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ _ਵਰਗੀ _ਹੈ।੫੮। 
ਦੰਹਰਾ” 

ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ ਅਤੇ 
ਚੋਰ ਚੋਰ ਕਹਿ ਕੇ (ਆਪਣੇ) ਸੇਵਕਾਂ ਨੂੰ ਜਗਾ ਦਿੱਤਾ।੫੯। ਕੰਨਾਂ ਨਾਲ _ਚੋਰ-ਚੋਰ ਦੇ ਬਚਨ 
ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ ਭੌਰ ਹੋਇਆ ਜੁਤੀ ਤੇ _ਪਾਮਰੀ (ਸਰਦੀਆਂ 
ਵਿਚ _ਪਾਣ ਦਾ ਇਕ ਵੱਡਾ _ਚੋਲਾ)ਛਡ ਕੇ _ਭਜ _ਗਿਆ।੬0। 


/ਏਲੇ ਸੀ ਲਾਰਤੂੰਪ/#ਆਨ ਦੇ ਤੰਆ ਲਾੰਠਤੂ ਦੇ ਮੰ ਡੂਪ ਸੰਵਾਦ ਟੇ /ਟਕੀਹਵੇ' ਯਾਠੇਤੂ ਦੀ ਅਆਘਤੀ 
ਅਠ ਲਭ ਹੈ/ _੨5/ 8=੯/ ਰਲਟਾ/ 


ਦੰਹਾਰਾ 

'ਚੋਰ ਚੋਰ” ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁਤੀ ਤੇ 
ਪਾਮਰੀ ਨੂੰ ਛਡ ਕੇ ਮਨ ਵਿਚ ਡਰਦਾ ਹੋਇਆ ਭਜ _ਗਿਆ।੧। 'ਚੋਰ ਚੋਰ” (ਦੀ ਆਵਾਜ਼) 
ਸੁਣ ਕੇ ਸਾਰੇ (ਸੇਵਕ) ਜਾਗ ਪਏ ਅਤੇ (ਉਨ੍ਹਾਂ ਨੇ) ਰਾਜੇ ਨੂੰ ਭਜਣ ਨ ਦਿੱਤਾ ਅਤੇ ਪੰਜ- 
ਸਤ ਕਦਮਾਂ ਉਤੇ ਜਲਦੀ _ਹੀ ਆ ਮਿਲੇ।੨। 


ਚੱਪਣਾ 

'ਚੋਰ ਚੋਰ” ਦੇ ਬੋਲ ਸੁਣ ਕੇ ਸਾਰੇ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪਤਿ 
ਵਧੇ। ਲਲਕਾਰ ਕੇ ਕਹਿਣ ਲਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ ਅਤੇ ਹੇ ਚੋਰ! ਤੈਨੂੰ ਯਮਲੋਕ 
ਭੇਜਾਂਗੇ।੩। 
ਦੰਹਰਾ 


(ਰਾਜੇ ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ। ਰਾਜੇ ਨੂੰ (ਜਦ) 
ਭਜਣ ਲਈ ਕੋਈ ਰਸਤਾ ਨ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ।੪। ਉਸ (ਦੇ 
ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। _ਚੋਰ-ਚੋਰ ਕਹਿ ਕੇ ਅਤੇ 
ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ।੫। 


ਸੀ _ਦਸਮ-ਗ੍ਰੰਥ _ਸਾਹਿਬ 


ਲਗੇ _ਮੁਹਤਰੀ ਕੇ _ਗਿਰਿਯੋ _ਭੂਮਿ _ਮੂਰਛਨਾ ਖਾਇ। 
ਭੇਦ ਨ ਕਾਹੂੰ ਨਰ _ਲਹਿਯੋ _ਮੁਸਕੈ ਲਈ _ਚੜਾਇ। ੬। 
ਲਾਤ _ਮੁਸਟ _ਬਾਜਨ ਲਗੀ _ਸਿਖ੍ਯ _ਪਹੁੰਚੇ ਆਇ। 
ਭਰਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਯੋ ਛੁਰਾਇ। ੭। 
ਚੱਪਲ? 
ਜੁਤੀ ਬਹੁ ਤਿਹ ਮੁੰਡ ਲਗਾਈ। _ਮੁਸਕੈ ਤਾ ਕੀ ਐਠ _ਚੜਾਈ। 
ਬੰਦਸਾਲ ਤਿਹ _ਦਿਯਾ _ਪਠਾਈ। _ਆਨਿ_ ਆਪਨੀ ਸੇਜ _ਸੁਹਾਈ। ੮। 
ਇਹ ਛਲ _ਖੇਲਿ ਰਾਇ ਭਜ ਆਯੋ। ਬੰਦਸਾਲ ਤ੍ਰਿਯ ਭਰਤ _ਪਠਾਯੋ। 
ਸਿਖ੍ਯਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ _ਠਹਰਾਯੋ। _੯। ੧। 
/&ਤਾ ਤੀੰ_ਗਾਰੇਤ੍ਹ ਪਰ੍ਹਯਾਨੋ /ਭੈਯਾ ਰੋੜ ਮੰਤ ਡੂਪ ਨੰਠਾਦੇ ਬਾਣਸਿਵੇਂ_ਯਾੰਰੇਤ੍ਹ ਸਮਪਤਨਾ 
ਮਤੁ ਸਭਨ ਮਤੁ? ੨੭/ ੪8੮7 #ਫਲੰ/ 
ਚੱਪਲ? 
ਭਯੋ _ਪ੍ਰਾਤ ਸਭ _ਹੀ ਜਨ _ਜਾਗੇ। _ਅਪਨੇ ਅਪਨੇ ਕਾਰਜ _ਲਾਗੇ। 
ਰਾਇ ਭਵਨ ਤੇ ਬਾਹਰ ਆਯੋ। _ਸਭਾ ਬੈਠ _ਦੀਵਾਨ _ਲਗਾਯੋ। _੧। 
ਦੰਹਰਾ 
ਪ੍ਰਾਤ ਭਏ _ਤਵਨੈ ਤ੍ਰਿਯਾ ਹਿਤ ਤਜਿ ਰਿਸ ਉਪਜਾਇ। 
ਪਨੀ _ਪਾਮਰੀ ਜੋ ਹੁਤੇ ਸਭਹਿਨ ਦਏ ਦਿਖਾਇ। ੨। 
ਚੱਪਲ? 
ਰਾਇ ਸਭਾ ਮਹਿ ਬਚਨ _ਉਚਾਰੇ। _ਪਨੀ ਪਾਮਰੀ ਹਰੇ _ਹਮਾਰੇ। 
ਤਾਹਿ ਸਿਖ੍ਯ ਜੋ _ਹਮੈ _ਬਤਾਵੈ। ਤਾ ਤੇ ਕਾਲ ਨਿਕਟ ਨਹਿ ਆਵੈ। ੩। 
ਦੰਹਰਾ 
ਬਚਨ ਸੁਨਤ ਗੁਰ ਬਕ੍ਰਤ ਤੇ ਸਿਖ੍ਯ ਨ ਸਕੇ ਦੁਰਾਇ। 
ਪਨੀ _ਪਾਮਰੀ ਕੇ ਸਹਿਤ ਸੋ _ਤ੍ਰਿਯ ਦਈ _ਬਤਾਇ। ੪। 
ਚੱਪਣ? 
ਤਬੈ ਰਾਇ ਯੌ ਬਚਨ ਉਚਾਰੇ। ਗਹਿ ਲ੍ਯਾਵਹੁ _ਤਿਹ ਤੀਰ _ਹਮਾਰੇ। 
ਪਨੀ _ਪਾਮਰੀ ਸੰਗ ਲੈ ਐਯਹੁ। ਮੋਰਿ ਕਹੇ ਬਿਨੁ _ਤ੍ਰਾਸ ਨ ਦੈਯਹੁ। ੫। 
ਦੰਹਾਰਾ 
ਸੁਨਤ ਰਾਇ ਕੇ ਬਚਨ ਕੋ ਲੋਗ ਪਰੇ ਅਰਰਾਇ। 
ਪਨੀ _ਪਾਮਰੀ _ਤ੍ਰਿਯ ਸਹਿਤ ਲ੍ਯਾਵਤ _ਭਏ _ਬਨਾਇ। _੬। 


ਚਰਿਤ੍ਰ ਪਾਖਿਆਨ ੯੩ 


ਸੋਟੇ ਵਜਣ ਨਾਲ (ਉਹ) ਬੇਹੋਸ਼ ਹੋਂ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ 
ਨੇ ਵੀ ਭੇਦ ਨ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ _ਦਿੱਤੀਆਂ।੬। ਲੌਤਾ ਅਤੇ ਮੁੱਕੇ 
ਵਜਣ ਲਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ। (ਉਹ) ਇਸਤਰੀ ਭਰਾ ਭਰਾ 
ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨ ਸਕਿਆ।੭। 
ਚੱਪਾਣਾ 

ਉਸ ਦੇ ਸਿਰ ਉਤੇ ਬਹੁਤ ਜੁਤੀਆਂ ਮਾਰੀਆਂ ਅਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ। 
ਉਸ ਨੂੰ ਬੰਦੀਖਾਨੇ ਭੇਜ ਦਿੱਤਾ ਅਤੇ (ਇਸਤਰੀ) ਆਪਣੀ _ਸੇਜ _ਉਪਰ ਆ ਗਈ।੮। 

ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ (ਉਥੋਂ) ਭਜ ਆਇਆ। _ਬੰਦੀਖਾਨੇ ਵਿਚ ਉਸ 
ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। (ਕੋਈ ਵੀ) ਸੇਵਕ ਭੇਦ ਨੂੰ ਨ ਸਮਝ ਸਕਿਆ ਅਤੇ 
ਉਸ ਨੂੰ ਚੋਰ ਸਮਝ _ਲਿਆ।੯। 

/ਏਥੋਂ ਗੰ ਗਰੇਤ੍ਰੰਪ/#ਆਨ ਦੇ ਤਆ ਗਰੈੜ੍ਹ ਦੇ ਮੰਤ ਡੂਪ ਸੰਵਾਦ ਦੋ ਲਾਣੰਵਿਂ' ਗਰੇੜ੍ਹ ਦਾ ਸਪਤ 

ਭਾ ਡ੍ਭ_ਹੰ/ _੨੨/ ੪੬੮/ ਜਲਦਾ/ 


ਦੱਖਣ? 
ਅਤੇ ਆਪਣੇ ਆਪਣੇ ਕੰਮ ਲਗ _ਗਏ। ਰਾਜਾ 
ਮਹੱਲ ਤੋਂ ਬਾਹਰ ਆਇਆ _ ਅਤੇ _ਸਭਾ _ਵਿਚ ਬੈਠ ਕੇ (ਉਸ ਨੇ) ਦੀਵਾਨ ਲਗਾਇਆ।੧। 
ਦੰਹਰਾ 
ਸਵੇਰ ਹੋਣ ਤੇ ਉਸ ਇਸਤਰੀ ਨੇ ਪ੍ਰੇਮ ਨੂੰ ਤਿਆਗ ਕੇ ਗੁੱਸਾ ਪਾਲ ਲਿਆ ਅਤੇ ਜੋ 
ਜੁਤੀ ਅਤੇ _ਪਾਮਰੀ ਸੀ, ਸਭ ਨੂੰ ਵਿਖਾ _ਦਿੱਤੀਆਂ।੨। 
ਦੱਖਣ? 
(ਇਧਰ) ਰਾਜੇ ਨੇ ਸਭਾ ਵਿਚ ਬੋਲ ਕਹੇ ਕਿ (ਕਿਸੇ ਨੇ) ਸਾਡੀ ਜੁਤੀ ਅਤੇ ਪਾਮਰੀ 
ਚੁਰਾ ਲਈ ਹੈ। ਉਸ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ।੩। 


ਗੁਰੂ ਦੇ ਮੁਖ ਤੋਂ ਬੋਲ ਸੁਣ ਕੇ ਸੇਵਕ (ਗੱਲ ਨੂੰ) ਲੁਕਾ ਨ ਸਕੇ ਅਤੇ ਜੁਤੀ ਤੇ 
ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ _ਦਿੱਤਾ।੪। 
ਦੱਪਣਾਸ 

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲੈ ਆਓ। ਜੁਤੀ 
ਤੇ ਪਾਮਰੀ ਵੀ ਨਾਲ ਲਿਆਉਣਾ ਅਤੇ ਮੇਰੇ ਕਹੇ ਬਿਨਾ _ਉਸ ਨੂੰ ਨਹੀਂ _ਡਰਾਉਣਾ।੫। 
ਦੰਹਰਾ 


ਰਾਜੇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ ਅਤੇ ਜੁਤੀ ਤੇ _ਪਾਮਰੀ ਸਹਿਤ 
ਉਸ ਇਸਤਰੀ ਨੂੰ ਲੈ _ਆਏ।੬। 


ਸੀ _ਦਸਮ-ਗ੍ਰੰਥ _ਸਾਹਿਬ 


%7ਤਲ 

ਕਹੁ ਸੁੰਦਰਿ ਕਿਹ ਕਾਜ ਬਸਤੁ ਤੈ ਹਰੇ ਹਮਾਰੇ। 

ਦੇਖ ਭਟਨ ਕੀ ਭੀਰਿ ਤ੍ਰਾਸ ਉਪਜ੍ਯੋ ਨਹਿ _ਥਾਰੇ। 

ਜੋ ਚੋਰੀ ਜਨ ਕਰੈ ਕਹੌ ਤਾ ਕੌ ਕ੍ਯਾ ਕਰਿਯੈ। 

ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ ਤੁਹਿ ਮਰਿਯੈ। ੭। 
ਦੰਹਾਰਾ 

ਪਰ _ਪਿਯਰੀ ਮੁਖ ਪਰ ਗਈ ਨੈਨ ਰਹੀ ਨਿਹੁਰਾਇ। 

ਧਰਕ _ਧਰਕ _ਛਤਿਯਾ ਕਰੈ ਬਚਨ _ਨ_ਭਾਖ੍ਯੋ _ਜਾਇ। _੮। 


੭%7ਤਲ 
ਹਮ ਪੂਛਹਿਗੇ ਯਾਹਿ ਨ ਤੁਮ ਕਛੁ _ਭਾਖਿਯੋ। 
ਯਾਹੀ ਕੈ ਘਰ ਮਾਹਿ ਭਲੀ ਬਿਧਿ ਰਾਖਿਯੋ। 
ਨਿਰਨੌ ਕਰਿ ਹੈ ਏਕ ਇਕਾਂਤ ਬੁਲਾਇ ਕੈ। 
ਹੋ ਤਬ ਦੈਹੈ ਇਹ ਜਾਨ ਹਿਰਦੈ ਸੁਖੁ ਪਾਇ ਕੈ। ੯। 


ਚੱਪਲਾਂ 


ਚਰਿਤ੍ਰ ਪਾਖਿਆਨ ੯੫ 


੭%/ੜਲ 

(ਰਾਜੇ ਨੇ ਕਿਹਾ!) ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ _ਚੁਰਾਏ ਹਨ। ਇਨ੍ਹਾਂ 
ਸੂਰਮਿਆਂ ਦੀ ਭੀੜ ਨੂੰ ਵੇਖ ਕੇ ਵੀ ਤੇਰੇ (ਮਨ ਵਿਚ) ਡਰ ਪੈਦਾ ਨਹੀਂ ਹੋਇਆ। ਜੋ 
ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਏ। (ਤੈਨੂੰ) ਇਸਤਰੀ ਜਾਣ ਕੇ ਛਡਦਾ ਹਾਂ, 
ਨਹੀਂ ਤਾਂ ਤੈਨੂੰ ਜਾਨੋ ਮਾਰ ਦੇਣਾ _ਸੀ।੭। 
ਦੰਹਰਾ” 

ਉਸ ਦਾ ਮੂੰਹ ਪੀਲਾ ਪੈ ਗਿਆ ਅਤੇ ਅੱਖਾਂ ਨੀਵੀਆਂ ਹੋ ਗਈਆਂ। _ਉਸ _ਦੀ ਛਾਤੀ 
ਧੜਕਣ ਲਗੀ ਅਤੇ (ਮੂੰਹ ਵਿਚੋਂ) ਗੌਲ ਨਹੀਂ ਸੀ ਕੀਤੀ ਜਾ __ਰਹੀ।੮। 
੭%/ੜਲ 

ਅਸੀਂ ਇਸ ਨੂੰ ਪੁਛਾਂਗੇ, ਤੁਸੀਂ ਕੁਝ ਨਹੀਂ ਕਹਿਣਾ। (ਇਸ ਨੂੰ) ਇਸੇ ਦੇ ਘਰ ਵਿਚ 
ਚੰਗੀ ਤਰ੍ਹਾਂ _ਰਖੋ। ਇਕ (ਦਿਨ) ਇਕਾਂਤ ਵਿਚ ਬੁਲਾ ਕੇ ਨਿਰਨਾ ਕਰਾਂਗੇ ਅਤੇ ਤਦ (ਇਸ 
ਨੂੰ) ਸੁਖ ਪੂਰਵਕ ਜਾਣ _ਦਿਆਂਗੇ।੯। 
ਚੱਪਲਾਂ 

ਸਵੇਰ ਹੋਣ ਤੇ (ਉਸ) ਇਸਤਰੀ 


ਪਾਤ ਭਯੋ ਤਿਯ _ਬਹੁਰਿ _ਬੁਲਾਈ। ਸਕਲ _ਕਥਾ ਕਹਿ _ਤਾਹਿ ਸੁਨਾਈ। 


ਤੁਮ ਕੁਪਿ ਹਮ ਪਰਿ ਚਰਿਤ _ਬਨਾਯੋ। _ਹਮਹੂੰ ਤੁਮ ਕਹ _ਚਰਿਤ ਦਿਖਾਯੋ। _੧0। ਰੀ ਨਾ ਰਾ 


ਵੀ ਤੈਨੂੰ ਚਰਿਤ੍ਰ ਵਿਖਾਇਆ _ਸੀ।੧0। 
ਤਾ ਕੋ ਭ੍ਰਾਤ ਬੈਦਿ ਤੇ ਛੋਰਿਯੋ। ਭਾਤਿ ਭਾਤਿ ਤਿਹ ਤ੍ਰਿਯਹਿ ਨਿਹੋਰਿਯੋ। ਉਸ ਦੇ ਭਰਾ ਨੂੰ ਬੈਦੀਖਾਨੇ ਵਿਚੋਂ ਛਡ ਦਿੱਤਾ। ਉਸ ਇਸਤਰੀ ਨੇ ਕਈ ਢੰਗਾਂ ਨਾਲ 
ਬਹੁਰਿ ਐਸ _ਜਿਯ ਕਬਹੂੰ ਨ __ਧਰਿਯਹੁ। _ਮੋ ਅਪਰਾਧ _ਛਿਮਾਪਨ _ਕਰਿਯਹੁ। _੧੧। 


ਦੰਹਰਾ” 
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ _ਕਰਿਯਹੁ ਰਾਧਿ। 
ਬੀਸ _ਸਹੰਸ ਟਕਾ ਤਿਸੈ ਦਈ ਛਿਮਾਹੀ _ਬਾਧਿ। ੧੨। ੧। 


ਮਤੁ ਸ਼ਠਮ ਸਤ) _੨੩/ ੪੬7/ #ਫਲੰ/ 


ਹੇ ਇਸਤਰੀ! ਹੁਣ ਸਾਨੂੰ ਮਾਫ਼ ਕਰ, (ਮੈਂ) ਫਿਰ ਅਪਰਾਧ _('ਰਾਧਿ”) ਨਹੀਂ _ਕਰਦਾ। 
ਉਸ (ਇਸਤਰੀ) _ਦੀ ਵੀਹ ਹਜ਼ਾਰ ਟਕੇ ਦੀ _ਛਿਮਾਹੀ ਬੰਨ੍ਹ _ਦਿੱਤੀ ਗਈ।੧੨। 
/ਏਥੇਂ ਗੰ ਗਰੇਤੂੱਪ/ਮਆਨ ਦੇ ਤੂੰਆ ਗਾਰੇਤੂ ਦੇ ਮੰਤ ਭੂਪ ਸੰਵਾਦ ਦੇ ਤੋਈੰਵੇ'` ਗਰੈੜ੍ਹ ਦੀ ਸਮਘਤਨੀ 
ਆਭ ਡ੍ਭ ਹੈ/ _2੭੨/ ੪੬%/ ਚਲਦਾ/ 
ਨਰਨਾ ਸਰਨਾ 
ਦੀਨੋ ਬਹੁਰਿ _ਪਠਾਇ _ਬੰਦਸਾਲ _ਪਿਤ ਪੂਤ _ਕਉ। ਪਿਤਾ ਨੇ ਪੁੰਤਰ ਨੂੰ ਫਿਰ ਬੰਦੀਖਾਨੇ ਵਿਚ ਭੇਜ ਦਿੱਤਾ ਅਤੇ ਸਵੇਰ ਹੋਣ ਤੇ (ਉਸ ਨੂੰ) 
ਲੀਨੋ ਬਹੁਰਿ ਬੁਲਾਇ ਭੋਰ ਹੋਤ ਅਪੁਨੇ _ਨਿਕਟਿ। ੧। ਫਿਰ ਆਪਣੇ ਕੋਲ ਬੁਲਾ _ਲਿਆ।੧। 
ਚੱਪਾਣ? ਚੱਪਾਣ 
ਪੁਨਿ ਮੰਤ ਕਥਾ _ਉਚਾਰੀ। ਸੁਨਹੁ ਰਾਇ ਇਕ ਬਾਤ _ਹਮਾਰੀ। 


ਮੰਤੀ ਇਕ ਫਿਰ ਮੌਤਰੀ ਨੇ ਇਕ ਕਥਾ ਕਹੀ ਕਿ ਹੇ ਰਾਜਨ! (ਤੁਸੀਂ) ਮੇਰੀ ਇਕ _ਗੌਲ ਸੁਣੋ। 
ਏਕ _ਚਰਿਤ ਤ੍ਰਿਯ ਤੁਮਹਿ ਸੁਨਾਊ। ਤਾ ਤੇ ਤੁਮ ਕੌ ਅਧਿਕ ਰਿਝਾਊ। ੨। 


(ਮੈਂ) ਇਕ _ਤ੍ਰਿਆ-ਚਰਿਤ੍ਰ ਤੁਹਾਨੂੰ ਸੁਣਾਉਂਦਾ ਹਾਂ, ਜਿਸ _ਕਰ ਕੇ ਤੁਹਾਨੂੰ ਬਹੁਤ ਪ੍ਰਸੰਨ 
ਕਰਦਾ ਹਾਂ।੨। 


੯੬ 


ਸੀ _ਦਸਮ-ਗ੍ਰੰਥ _ਸਾਹਿਬ 


ਉਤਰ ਦੇਸ ਨ੍ਰਿਪਤਿ ਇਕ _ਭਾਰੋ। ਸੂਰਜ ਬੰਸ ਮਾਹਿ _ਉਜਿਯਾਰੋ। 
ਚੰਦੂ ਮਤੀ ਤਾ ਕੀ _ਪਟਰਾਨੀ। ਮਾਨਹੁ _ਛੀਰ ਸਿੰਧ ਮਥਿਆਨੀ। ੩। 


ਏਕ ਸੁਤਾ ਤਾ ਕੇ ਭਵ ਲਯੋ। ਜਾਨਕ ਡਾਰਿ ਗੋਦ ਰਵਿ ਦਯੋ। 
ਜੋਬਨ ਜੇਬ ਅਧਿਕ _ਤਿਹ _ਬਾਢੀ। ਮਾਨਹੁ ਚੰਦੂ ਸਾਰ _ਮਥਿ _ਕਾਢੀ। ੪। 


ਧਰਿਯੋ ਸੁਮੇਰ ਕੁਅਰਿ ਤਿਹ ਨਾਮਾ। ਜਾ ਸਮ ਔਰ ਨ ਜਗ ਮੈ ਬਾਮਾ। 
ਸੁੰਦਰਿ ਤਿਹੂੰ ਭਵਨ ਮਹਿ ਭਈ। ਜਾਨੁਕ ਕਲਾ ਚੰਦੂ ਕੀ ਵਈ। ੫। 


ਜੋਬਨ ਜੇਬ ਅਧਿਕ ਤਿਹ _ਧਰੀ। ਮੈਨ _ਸੁਨਾਰ ਭਰਨੁ ਜਨੁ _ਭਰੀ। 
ਵਾ ਕੀ ਪ੍ਰਭਾ ਜਾਤ ਨਹਿ _ਕਹੀ। _ਜਾਨਕ ਫੂਲ _ਮਾਲਤੀ ਰਹੀ। ੬। 


ਦੰਹਰਾ 
ਜਗੈ ਜੁਬਨ ਕੀ ਜੇਬ ਕੇ ਝਲਕਤ ਗੋਰੇ _ਅੰਗ। 
ਜਨੁ _ਕਰਿ ਛੀਰ ਸਮੁੰਦੁ ਮੈ ਦਮਕਤ _ਛੀਰ _ਤਰੰਗ। _੭। 
ਚੱਪਾਣ? 
ਦਛਿਨ ਦੇਸ ਨ੍ਰਿਪਤ ਵਹ _ਬਰੀ। _ਭਾਤਿ ਭਾਤਿ ਕੇ ਭੋਗਨ ਕਰੀ। 
ਦੋਇ ਪੁਤ੍ਰ ਕੈਨ੍ਯਾ ਇਕ _ਭਈ। ਜਾਨੁਕ ਰਾਸਿ ਰੂਪਿ ਕੀ ਵਈ। ੮। 


ਕਿਤਕਿ _ਦਿਨਨ ਰਾਜਾ ਵਹੁ _ਮਰਿਯੋ। ਤਿਹ ਸਿਰ ਛਤੂ ਪੂਤ ਬਿਧਿ ਧਰਿਯੋ। 
ਕੋ ਆਗ੍ਯਾ ਤਾ ਕੀ ਤੇ ਟਰੈ। ਜੋ ਭਾਵੇ ਚਿਤ ਮੈ ਸੋ _ਕਰੈ। ੯। 


ਐਸ. _ਭਾਤਿ ਬਹੁ ਕਾਲ ਬਿਹਾਨ੍ਯੋ। _ਚੜਿਯੋ ਬਸੰਤ _ਸਭਨ _ਜਿਯ _ਜਾਨ੍ਯੋ। 
ਤਾ ਤੇ ਪਿਯ ਬਿਨ ਰਹਿਯੋ ਨ ਪਰੈ। ਬਿਰਹ ਬਾਨ ਭਏ ਹਿਯਰਾ _ਜਰੈ। ੧0। 


ਦੰਹਰਾ 
ਬਿਰਹ ਬਾਨ ਗਾੜੇ ਲਗੇ _ਕੈਸਕ ਬੈਧੈ _ਧੀਰ। 
ਮੁਖ _ਫੀਕੀ ਬਾਤੈ ਕਰੈ ਪੇਟ _ਪਿਯਾ ਕੀ __ਪੀਰ।੧੧। 


ਸਰ _ਅਨੰਗ ਕੇ ਤਨ _ਗਡੇ _ਕਢੇ ਦਸਊਅਲਿ ਫੂਟਿ। 
ਲੋਕ ਲਾਜ ਕੁਲ _ਕਾਨਿ ਸਭ ਗਈ ਤਰਕ ਦੈ ਤੂਟਿ। ੧੨। 


ਏਕ ਪੁਰਖ ਸੁੰਦਰ ਹੁਤੋ ਤਾ ਕੌ ਲਯੋ _ਬੁਲਾਇ। 
ਮੈਨ ਭੋਗ ਤਾ ਸੌ ਕਿਯੋ ਹਿਿਦੈ ਹਰਖ ਉਪਜਾਇ। _੧੩। 


ਚਰਿਤ੍ਰ ਪਾਖਿਆਨ ੯ 


ਉੱਤਰ ਦੇਸ ਵਿਚ ਇਕ ਵੱਡਾ ਰਾਜਾ _ਸੀ। (ਉਹ) ਸੂਰਜਬੰਸ ਵਿਚ ਬਹੁਤ _ਉਘਾ _ਸੀ। 
ਦੀ ਉਸ 


ਚੰਦੂ ਮਤੀ ਨਾਂ ਉਸ ਦੀ ਪਟਰਾਣੀ ਸੀ, ਮਾਨੋ ਛੀਰ ਸਮੁੰਦਰ ਵਿਚੋਂ ਮਥ ਕੇ (ਕਢੀ ਗਈ 
ਹੋਵੇ)।੩। 

ਉਨ੍ਹਾਂ ਦੇ ਘਰ ਇਕ ਪੁੱਤਰੀ ਪੈਂਦਾ ਹੋਈ, ਮਾਨੋ ਸੂਰਜ ਨੇ ਹੀ (ਉਨ੍ਹਾਂ ਦੀ) ਗੋਦ ਵਿਚ 
ਪਾਈ ਹੋਵੇ। ਉਸ ਦੇ ਜੋਬਨ ਦੀ ਸ਼ੋਭਾ ਬਹੁਤ ਅਧਿਕ ਸੀ, ਮਾਨੋ ਚੰਦੂਮਾ ਦੀ ਕਲਾ ਰਿੜਕ ਕੇ 
ਕਢੀ ਹੋਵੇ।੪। 


ਉਸ ਦਾ ਨਾਂ ਸਮੇਰ ਕੁਅਰਿ ਰਖਿਆ _ਗਿਆ। ਉਸ ਵਰਗੀ ਸੰਸਾਰ ਵਿਚ ਕੋਈ ਹੋਰ 
ਇਸਤਰੀ ਨਹੀਂ _ਸੀ। (ਉਹ) ਤਿੰਨਾਂ ਲੋਕਾਂ ਵਿਚ _(ਸਰੇਸ਼ਠ) ਸੁੰਦਰੀ ਸੀ, ਮਾਨੋ ਚੰਦੂਮਾ ਦੀ ਕਲਾ 


ਉਸ ਦੇ ਜੋਬਨ ਦੀ ਬਹੁਤ ਅਧਿਕ ਛਬੀ ਸੀ ਮਾਨੋ ਕਾਮ ਦੇਵ ਰੂਪੀ ਸੁਨਿਆਰੇ ਨੇ ਸੰਚੇ 
ਵਿਚ ਭਰੀ ਹੋਵੇ। ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਮਾਨੋ _ਮਾਲਤੀ ਦਾ 


(ਉਸ ਦੇ) ਜੋਬਨ ਦੀ _ਛਬੀ ਗੋਰੇ ਅੰਗਾਂ ਉਤੇ ਝਲਕਦੀ _ਸੀ। _ਮਾਨੋ _ਛੀਰ ਸਮੁੰਦਰ 
ਵਿਚ ਦੁੱਧ ਦੀਆਂ ਤਰੰਗਾਂ ਚਮਕ _ਰਹੀਆਂ _ਹੋਣ।੭। 
ਚੱਪਣਾ 

ਉਹ ਦੱਖਣ ਦੇਸ ਦੇ (ਕਿਸੇ) ਰਾਜੇ ਨਾਲ ਵਿਆਹੀ ਗਈ ਅਤੇ ਭਾਂਤ ਭਾਂਤ ਦੇ 
ਐਸ਼ਵਰਜ ਨਾਲ ਭਰਪੂਰ ਹੋ _ਗਈ। (ਉਸ ਦੀ ਕੁਖ ਤੋਂ) ਦੋ ਪੁੱਤਰ ਅਤੇ ਇਕ ਲੜਕੀ ਪੈਦਾ 
ਹੋਈ, ਮਾਨੋ (ਉਹ ਲੜਕੀ) ਰੂਪ ਦੀ ਰਾਸ ਹੋਵੇ।੮। 

ਕੁਝ ਸਮੇਂ ਬਾਦ ਉਹ ਰਾਜਾ ਮਰ _ਗਿਆ। ਉਸ ਦਾ ਛਤਰ ਵਿਧਾਤਾ ਨੇ (ਉਸ ਦੇ) 
ਪੁਤਰ ਦੇ ਸਿਰ ਉਤੇ ਧਰਿਆ। ਉਸ ਦੀ ਆਗਿਆ ਤੋਂ ਕੌਣ ਟਲ ਸਕਦਾ ਸੀ। (ਉਹ) ਜੋ 
ਚਿਤ _ਵਿਚ ਚਾਹੁੰਦਾ ਸੀ, ਉਹੀ ਕਰਦਾ _ਸੀ।੯। 

ਇਸ ਤਰ੍ਹਾਂ ਬਹੁਤ ਸਮਾਂ ਬੀਤ ਗਿਆ। ਬਸੰਤ ਚੜ੍ਹ ਆਇਆ ਅਤੇ ਸਭ ਨੇ ਮਨ ਵਿਚ 
ਜਾਣ ਲਿਆ। ਇਸ ਲਈ ਉਸ ਦਾ ਪ੍ਰੀਤਮ ਤੋਂ ਬਿਨਾ ਰਹਿਣ ਨਹੀਂ ਸੀ ਹੋ ਰਿਹਾ। ਵਿਯੋਗ 
ਦੇ _ਬਾਣਾਂ ਨਾਲ _ਉਸ _ਦਾ ਹਿਰਦਾ ਸੜ ਰਿਹਾ _ਸੀ।੧0। 
ਦੰਹਰਾ 

ਵਿਯੋਗ ਦੇ ਡੂੰਘੇ ਤੀਰ ਵਜਣ ਨਾਲ _ਉਹ _ਕਿਸ ਤਰ੍ਹਾਂ ਧੀਰਜ _ਧਾਰਨ _ਕਰੇ। ਮੂੰਹ ਤੋਂ 
ਫਿਕੀਆਂ _ਫਿਕੀਆਂ ਗੱਲਾਂ ਕਰਦੀ ਸੀ, ਪਰ _(ਉਸ ਦੇ) ਪੇਟ (ਭਾਵ ਮਨ) ਵਿਚ ਪ੍ਰੀਤਮ (ਦੇ 
ਵਿਯੋਗ) ਦੀ ਪੀੜ _ਸੀ।੧੧। 

ਉਸ ਦੇ ਤਨ ਵਿਚ ਕਾਮ ਦੇਵ ਦੇ ਤੀਰ ਵਜੇ ਸਨ, (ਉਹ) ਵਿੰਨ੍ਹ ਕੇ ਦੂਜੇ ਪਾਸੇ ਜਾ 
ਨਿਕਲੇ। (ਫਲਸਰੂਪ) ਲੋਕ-ਲਾਜ ਅਤੇ ਕੁਲ ਦੀ ਮਰਯਾਦਾ ਸਾਰੀ ਤਿੜਕ ਕੇ ਟੁਟ 
ਗਈ।੧੨। 

ਇਕ ਸੁੰਦਰ ਪੁਰਸ਼ ਹੁੰਦਾ ਸੀ। ਉਸ ਨੂੰ ਬੁਲਾ ਲਿਆ ਅਤੇ ਮਨ ਵਿਚ ਖੁਸ਼ ਹੋ ਕੇ ਉਸ 
ਨਾਲ ਕਾਮ-ਕ੍ਰੀੜਾ _ਕੀਤੀ।੧੩। 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ 
ਤਾ ਸੋ ਭੋਗ ਕਰਤ ਤ੍ਰਿਯ ਰਸੀ। ਜਨ ਹ੍ਹੈ ਨਾਰਿ ਭਵਨ ਤਿਹ ਬਸੀ। 
ਨਿਤ _ਨਿਸਾ ਕਹ ਤਾਹਿ ਬੁਲਾਵੈ। ਮਨ _ਭਾਵਤ ਕੇ ਭੋਗ _ਕਮਾਵੈ। ੧੪। 


ਆਵਤ ਤਾਹਿ ਲੋਗ ਸਭ ਰੋਕੈ। ਚੋਰ ਪਛਾਨਿ ਪਾਹਰੂ ਟੋਕੈ। 
ਜਬ ਚੇਰੀ ਤਿਨ ਬਚਨ ਸੁਨਾਵੈ। ਤਬ ਗ੍ਰਿਹ ਜਾਰ ਸੁ ਪੈਠੈ ਪਾਵੈ। ੧੫। 


ਭੋਗ ਜਾਰ ਸੋ_ਤ੍ਰਿਯ ਅਤਿ ਕਰੈ। ਭਾਤਿ ਭਾਤਿ ਕੇ ਭੋਗਨ ਭੁਰੈ। 
ਅਧਿਕ _ਕਾਮ ਕੋ ਤ੍ਰਿਯ ਉਪਜਾਵੈ। _ਲਪਟਿ _ਲਪਟਿ _ਕਰਿ ਭੋਗ _ਕਮਾਵੈ। _੧੬। 


ਦੰਹਰਾ” 
ਜਬ ਚੇਰੀ ਪਹਰੂਨ _ਕੋ_ਉਤਰ ਦੇਤ _ਬਨਾਇ। 
ਤਬ ਵਹੁ _ਪਾਵਤ ਪੈਠਬੋ ਮੀਤ ਮਿਲਤ ਤਿਹ ਆਇ। _੧੭। 

ਚੱਪਾਣ 
ਰੈਨਿ ਭਈ ਤ੍ਰਿਯ ਮਿਤਰ ਬੁਲਾਯੋ। ਤ੍ਰਿਯ ਕੋ ਭੇਸ ਧਾਰਿ ਸੋ 
ਰੀ 
ਨਾਰਿ ਕਹਿਯੋ ਸੁਨਿ ਮਿਤ੍ਰ ਹਮਾਰੇ। ਕਹੋ ਬਾਤ ਸੋ ਕਰਹੁ _ਪ੍ਯਾਰੇ। 
ਮੰਤ੍ਰ ਮੋਰ _ਕਾਨਨ ਧਰਿ ਲੀਜਹੁ। ਅਵਰ ਕਿਸੂ ਤਨ ਭੇਦ ਨ ਦੀਜਹੁ। _੧੯। 


ਲੋਨ ਦਿਵਗ ਪਤੀ ਬਹ. ਪਿਹ ਨਸੀਬ ਵੀਹ ਕਰ 
ਮੋਹਿ ਮਿਲੇ ਜਦੁਪਤਿ ਯੋ _ਕਹਿਯਹੁ। ਏ ਬਚ ਭਾਖਿ ਮੌਨ ਹੂ ਰਹਿਯਹੁ। ੨0। 


ਤੁਮ ਜੋ ਲੋਗ ਦੇਖ ਹੈ ਆਈ। ਯੌ ਕਹਿ ਯਹੁ ਤਿਨ ਬਚਨ ਸੁਨਾਈ। 
ਆਨਿ _ਗਾਵ ਤੇ ਬਚਨ _ਕਹੈਗੇ। ਸੁਨ _ਬਤਿਯਾ ਹਮ _ਚਕ੍ਰਿਤ ਰਹੈਗੇ। _੨੧। 


ਚੜਿ ਝੰਪਾਨ ਸੁ ਤਹਾ ਹਮ ਐਹੈ। ਗੁਰੂ ਭਾਖਿ ਤਵ ਸੀਸ ਝੁਕੈ ਹੈ। 
ਲੈ ਤੋ ਕੋ ਅਪਨੇ ਘਰ ਜੈਹੋ। ਭਾਤਿ ਭਾਤਿ ਕੇ ਭੋਗ ਕਮੈਹੋ। ੨੨। 


ਤਵਨੈ ਜਾਰ ਤੈਸ ਹੀ ਕਿਯੋ। ਜਵਨ _ਭਾਤਿ ਅਬਲਾ ਕਹਿ ਦਿਯੋ। 
ਭਯੋ _ਪ੍ਰਾਤ _ਬਨ ਮਾਹਿ _ਸਿਧਾਰਿਯੋ। ਏਕ _ਬਾਵਰੀ ਮਾਹਿ _ਬਿਹਾਰਿਯੋ। _੨੩। 


ਬਾਪੀ _ਬਿਖੈ _ਬੈਠਿਯੋ _ਧ੍ਯਾਨ _ਲਗਾਇ। 
ਮੁਹਿ ਦੈ ਗਏ ਦਰਸਨ ਸ੍ਰੀ _ਜਦੁਰਾਇ। ੨੪। 


ਚਰਿਤ੍ਰ ਪਾਖਿਆਨ ੬੯ 


ਨਾਰੀ ਹੋਕੇ ਉਸ ਦੇ ਘਰ ਵਿਚ ਹੀ ਵਸਦੀ ਹੋਵੇ। ਹਰ ਰਾਤ ਨੂੰ ਉਸ ਨੂੰ ਬੁਲਾ ਲੈਂਦੀ ਅਤੇ 
(ਉਸ ਨਾਲ) ਮਨ ਭਾਉਂਦੇ ਭੋਗ _ਵਿਲਾਸ _ਕਰਦੀ।੧੪। 


ਉਸ ਨੂੰ ਆਉਂਦਿਆਂ ਸਾਰੇ ਲੋਕੀਂ ਰੋਕਦੇ ਅਤੇ ਪਹਿਰੇਦਾਰ ਚੋਰ _ਸਮਝ ਕੇ _ਟੋਕਦੇ। 


ਪਰ ਜਦੋਂ ਦਾਸੀ ਆ ਕੇ ਉਨ੍ਹਾਂ ਨੂੰ ਦਸਦੀ ਤਾਂ (ਉਸ ਦੇ) ਘਰ ਵਿਚ ਯਾਰ ਪ੍ਰਵੇਸ਼ ਪ੍ਰਾਪਤ 
ਕਰਦਾ।੧੫। 

ਉਹ ਇਸਤਰੀ ਯਾਰ ਨਾਲ ਖੂਬ _ਰਤੀ-ਕ੍ਰੀੜਾ _ਕਰਦੀ ਅਤੇ _ਭਾਂਤ _ਭਾਂਤ _ਦੇ _ਕਾਮ- 
ਕਲੋਲ _ਕਰਦੀ। (ਉਹ) ਇਸਤਰੀ ਬਹੁਤ ਕਾਮੁਕ ਹੋ ਜਾਂਦੀ ਅਤੇ (ਉਸ ਨਾਲ) _ਲਿਪਟ 
ਲਿਪਟ ਕੇ _ਸੈਯੋਗ _ਕਰਦੀ।੧੬। 
ਦੰਹਰਾ” 

ਜਦ ਦਾਸੀ ਪਹਿਰੇਦਾਰ ਨੂੰ ਸਾਰੀ ਗੌਲ _ਸਮਝਾਉਂਦੀ, ਤਦ ਉਹ ਅੰਦਰ ਪ੍ਰਵੇਸ਼ ਪ੍ਰਾਪਤ 
ਕਰਦਾ ਅਤੇ _ਉਹ (ਇਸਤਰੀ) ਮਿਤਰ ਨੂੰ ਮਿਲਣ ਲਈ _ਆਉਂਦੀ।੧੭। 
ਚੱਪਲਾਂ 

(ਇਕ _ਵਾਰ) ਰਾਤ ਪੈਣ ਤੇ (ਉਸ) ਇਸਤਰੀ ਨੇ _ਮਿਤਰ ਨੂੰ ਬੁਲਾ _ਲਿਆ। _ਉਹ 
ਇਸਤਰੀ ਦਾ ਭੇਸ ਧਾਰ ਕੇ ਆ ਗਿਆ। (ਉਸ ਇਸਤਰੀ ਨੇ) ਇਸ ਤਰ੍ਹਾਂ ਦੇ ਬੋਲ ਉਸ 
ਨਾਲ ਸਾਂਝੇ ਕੀਤੇ ਕਿ ਤੁਸੀਂ ਮੇਰੇ ਨਾਲ _ਬਹੁਤ _ਭੋਗ-ਵਿਲਾਸ ਕਰ _ਲਿਆ _ਹੈ।੧੮। 

ਇਸਤਰੀ ਨੇ _ਕਿਹਾ0ਹੇ ਮਿਤਰ! ਸੁਣੋ। ਜੋ _ਗੌਲ ਮੈਂ ਕਹਿੰਦੀ ਹਾਂ, ਹੇ ਪਿਆਰੇ! ਉਹ 
ਕਰੋ। ਮੇਰੀ ਗੱਲ ਨੂੰ ਕੰਨਾਂ ਵਿਚ ਪਾ ਲਵੋ ਅਤੇ ਕਿਸੇ ਹੋਰ ਨੂੰ ਇਹ ਭੇਦ ਨ ਦਿਓ।੧੯। 

ਇਕ ਦਿਨ ਤੁਸੀਂ ਜੰਗਲ ਵਿਚ ਜਾਓ ਅਤੇ ਇਕ _ਬਾਉਲੀ ਵਿਚ ਇਸ਼ਨਾਨ ਕਰੋਂ। 
(ਅਤੇ) ਇਸ ਤਰ੍ਹਾਂ ਕਹਿਣਾ ਕਿ ਮੈਨੂੰ ਸ੍ਰੀ ਕ੍ਰਿਸ਼ਨ ਮਿਲੇ ਹਨ। ਇਹ ਗੱਲ ਕਹਿ ਕੇ ਚੁਪ ਹੋ 
ਜਾਣਾ।੨0। 

ਤੈਨੂੰ ਜੋ ਲੋਕ ਵੇਖਣ ਲਈ ਆਉਣ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਹਿ ਕੇ ਸੁਣਾਉਣਾ। 
(ਉਹ ਲੋਕ) ਆ ਕੇ ਪਿੰਡ ਵਿਚ ਗੱਲਾਂ ਕਰਨਗੇ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮੈਂ ਹੈਰਾਨ ਹੋਂ 
ਜਾਵਾਂਗੀ।੨੧। 

ਮੈਂ ਪਾਲਕੀ ('ਝੰਪਾਨ”) ਵਿਚ ਚੜ੍ਹ _ਕੇ ਉਥੇ _ਆਵਾਂਗੀ। ਤੈਨੂੰ ਗੁਰੂ _ਕਹਿ _ਕੇ ਸਿਰ 
ਝੁਕਾਵਾਂਗੀ। ਤੈਨੂੰ ਲੈ ਕੇ ਆਪਣੇ ਘਰ ਜਾਵਾਂਗੀ ਅਤੇ (ਤੇਰੇ ਨਾਲ) ਭਾਂਤ ਭਾਂਤ _ਦੀ _ਕਾਮ- 
ਕ੍ਰੀੜਾ _ਕਰਾਂਗੀ।੨੨। 

ਉਸ ਦੇ ਯਾਰ ਨੇ ਉਸੇ ਤਰ੍ਹਾਂ ਕੀਤਾ, ਜਿਸ ਤਰ੍ਹਾਂ (ਉਸ) ਇਸਤਰੀ ਨੇ _ਕਿਹਾ _ਸੀ। 
ਸਵੇਰ ਹੋਣ ਤੇ (ਉਹ) ਬਨ ਵਿਚ ਚਲਾ ਗਿਆ ਅਤੇ ਇਕ _ਬਾਉਲੀ ਵਿਚ ਜਾ ਕੇ ਵਿਹਾਰ 
ਕੀਤਾ (ਭਾਵਇਸ਼ਨਾਨ _ਕੀਤਾ)।੨੩। 
ਦੰਹਰਾ” 

ਬਾਉਲੀ ਵਿਚ ਇਸ਼ਨਾਨ ਕਰ _ਕੇ ਧਿਆਨ _ਲਗਾ ਕੇ ਬੈਠ ਗਿਆ ਅਤੇ ਕਹਿਣ ਲਗਾ 
ਕਿ ਸ੍ਰੀ ਕ੍ਰਿਸ਼ਨ ਆ ਕੇ ਮੈਨੂੰ ਦਰਸ਼ਨ ਦੇ ਗਏ _ਹਨ।੨੪। 


੧00 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ 
ਯੌ ਸੁਨਿ ਲੋਕ ਸਕਲ ਹੀ _ਧਾਏ। ਛੇਰਾ ਸਕਰ ਕੁਚਾਰੂ ਲ੍ਯਾਏ। 
ਦੂਧ _ਭਾਤ ਆਗੇ ਲੈ ਧਰਹੀ। _ਭਾਤਿ ਭਾਤਿ ਸੌ _ਪਾਇਨ ਪਰਹੀ। ੨੫। 


ਦਰਸ ਦਯੋ ਤੁਮ ਕੌ ਜਦੁਰਾਈ। ਗੁਰੂ ਭਾਖਿ ਦੈ ਗਯੋ ਬਡਾਈ। 
ਤਾ ਤੇ ਸਭ ਉਸਤਤਿ ਹਮ ਕਰਹੀ। ਮਹਾ ਕਾਲ ਕੀ ਬੰਦ ਨ _ਪਰਹੀ। ੨੬। 


ਦੰਹਰਾ 
ਮਹਾ ਕਾਲ ਕੀ ਬੰਦ ਤੇ ਸਭ ਕੋ ਲੇਹੁ ਛੁਰਾਇ। 
ਤਵ ਪੁਸਾਦਿ ਬਿਚਰਹਿ ਸੁਰਗ _ਪਰਹਿ ਨਰਕ ਨਹਿ _ਜਾਇ। _੨੭। 


ਚੱਪਲਾਂ 


ਚਲੀ ਕਥਾ _ਪੁਰਿ ਭੀਤਰਿ 'ਆਈ। ਤਿਨ ਰਾਨੀ _ਸੁਵਨਨ ਸੁਨਿ _ਪਾਈ। 
ਚੜਿ _ਝੰਪਾਨ ਤਹਾ ਕਹ _ਚਲੀ। ਲੀਨੇ ਬੀਸ _ਪਚਾਸਿਕ _ਅਲੀ। _੨੮। 


ਦੰਹਰ” 
ਚਲੀ ਆਈ ਤਹਾ ਜਹਾ ਹੁਤੇ ਨਿਜੁ _ਮੀਤ। 
ਗੁਰੂ ਪਾਇਨ ਪਰੀ ਅਧਿਕ ਮਾਨ ਸੁਖ ਚੀਤ। ੨੯। 


ਚੱਪਣਾ 
ਕਿਹ ਬਿਧਿ ਦਰਸੁ ਸ੍ਯਾਮ ਤੁਹਿ ਦੀਨੋ। ਕਵਨ ਕ੍ਰਿਪਾ ਕਰਿ ਕੈ ਗੁਰ ਕੀਨੋ। 
ਸਕਲ ਕਥਾ _ਵਹੁ _ਹਮੈ ਸੁਨਾਵਹੁ। ਮੋਰੇ ਚਿਤ ਕੋ ਤਾਪ ਮਿਟਾਵਹੁ। ੩0। 


ਦਾਹਰਾ 
ਜੋ ਕਛੁ ਕਥਾ ਤੁਮ ਪੈ ਭਈ ਸੁ ਕਛੁ ਕਹੋ ਤੁਮ ਮੋਹਿ। 
ਤੁਹਿ ਜਦੁਪਤਿ ਕੈਸੇ ਮਿਲੇ ਕਹਾ ਦਯੋ ਬਰ _ਤੋਹਿ। _੩੧। 
ਚੱਪਾਣ? 
ਮਜਨ ਹੇਤ ਇਹਾ ਮੈ ਆਯੋ। ਨ੍ਰਾਇ ਧੋਇ ਕਰਿ ਧ੍ਯਾਨ ਲਗਾਯੋ। 
ਇਕ ਚਿਤ ਹ੍ਹੈ ਦ੍ਰਿੜ ਜਪੁ ਜਬ _ਕਿਯੋ। ਤਬ _ਜਦੁਪਤਿ ਦਰਸਨ ਮੁਹਿ ਦਿਯੋ। ੩੨। 


ੜ੍‌ 


ਸੁਨੁ ਅਬਲਾ ਮੈ ਕਛੂ ਨ ਜਾਨੋ। ਕਹਾ ਦਯੋ ਮੁਹਿ ਕਹਾ ਬਖਾਨੋ। 
ਮੈ ਲਖਿ ਰੂਪ ਅਚਰਜ ਤਬ ਭਯੋ। ਮੋ ਕਹ ਬਿਸਰਿ ਸਭੈ ਕਿਛੁ ਗਯੋ। ੩੩॥। 


ਚਰਿਤ੍ਰ ਪਾਖਿਆਨ ੧0੧ 


ਚੱਪਾਣ 

ਇਸ ਤਰ੍ਹਾਂ ਸੁਣ ਕੇ ਸਾਰੇ ਲੋਕ (ਉਧਰ ਵਲ) ਚਲ ਪਏ (ਅਤੇ ਉਸ ਲਈ) _ਬਕਰਾ 
('ਛੇਰਾ”), ਸ਼ਕਰ, _ਕਚਾਲੂ ਲੈ ਕੇ ਆਏ। (ਉਸ) ਅਗੇ ਦੁੱਧ ਅਤੇ ਭਾਤ ਲਿਆ ਕੇ ਰਖੇ ਅਤੇ 
ਕਈ ਤਰ੍ਹਾਂ ਨਾਲ ਪੈਰੀਂ _ਪੈਣ _ਲਗੇ।੨੫। 

ਤੁਹਾਨੂੰ ਸ੍ਰੀ ਕ੍ਰਿਸ਼ਨ ਨੇ _ਦਰਸ਼ਨ ਦਿੱਤੇ ਹਨ ਅਤੇ (ਤੁਹਾਨੂੰ) ਗੁਰੂ ਕਹਿ ਕੇ ਵਡਿਆਈ 
ਦੇ ਗਏ _ਹਨ। ਇਸ ਲਈ ਅਸੀਂ ਸਾਰੇ (ਤੁਹਾਡੀ) ਉਸਤਤ ਕਰਦੇ ਹਾਂ (ਜਿਸ ਦੇ ਫਲਸਰੂਪ 
ਸਾਨੂੰ) ਮਹਾ ਕਾਲ _ਦਾ ਬੰਧਨ ਨਹੀਂ ਪਵੇਗਾ (ਭਾਵ ਅਸੀਂ ਮ੍ਰਿਤੂ ਦੇ ਪ੍ਰਭਾਵ ਤੋਂ _ਬਚ 
ਜਾਵਾਂਗੇ )।੨੬। 
ਦੰਹਰਾ” 

(ਹੇ ਦੇਵ ਆਤਮਾ! ਅਸਾਂ) ਸਾਰਿਆਂ ਨੂੰ ਮਹਾ ਕਾਲ ਦੇ ਬੰਧਨ ਤੋਂ ਮੁਕਤ ਕਰਾ _ਦਿਓ। 
ਤੁਹਾਡੀ ਕ੍ਰਿਪਾ ਕਰ ਕੇ ਅਸੀਂ ਸਵਰਗ ਵਿਚ _ਵਿਚਰਾਂਗੇ ਅਤੇ ਨਰਕ _ਵਿਚ _ਨਹੀਂ_ਪਵਾਂਗੇ।੨੭। 
ਚੱਪਾਣ 

ਉਹ ਗੱਲ ਤੁਰਦੀ ਤੁਰਦੀ ਨਗਰ _ਵਿਚ ਪਹੁੰਚ ਗਈ। ਉਸ ਨੂੰ ਰਾਣੀ ਨੇ ਕੰਨਾਂ ਨਾਲ 
ਸੁਣ _ਲਿਆ। (ਉਹ ਆਪਣੇ ਨਾਲ) ਵੀਹ ਪੰਜਾਹ ਸਹੇਲੀਆਂ ਲੈ ਕੇ ਅਤੇ ਪਾਲਕੀ _ਵਿਚ 
ਸਵਾਰ ਹੋਕੇ ਉਧਰ _ਵਲ ਚਲ _ਪਈ।੨੮। 


ਪਹੁੰਚੀ ਜਿਥੇ ਉਸ ਦਾ ਮਿਤਰ (ਬੈਠਾ) _ਸੀ। ਗੁਰੂ 


ਆ 
ਕਹਿ ਕੇ (ਉਸ ਦੇ) ਪੈਰੀਂ ਪਈ ਅਤੇ ਮਨ ਵਿਚ ਬਹੁਤ ਸੁਖ _ਮੌਨਾਇਆ।੨੯। 


(ਮਿਤਰ ਤੋਂ ਪੁਛਣ ਲਗੀ!) ਤੁਹਾਨੂੰ ਕਿਸ ਤਰ੍ਹਾਂ `ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ 
ਅਤੇ ਕਿਸ ਤਰ੍ਹਾਂ ਕ੍ਰਿਪਾ ਕਰ _ਕੇ (ਤੁਹਾਨੂੰ) ਗੁਰੂ ਬਣਾਇਆ ਹੈ। _ਉਹ _ਸਾਰੀ ਕਥਾ _ ਮੈਨੂੰ 
ਸੁਣਾਓ ਅਤੇ ਮੇਰੇ ਚਿਤ _ਦਾ ਸੰਤਾਪ ਨਸ਼ਟ _ਕਰੋ।੩0। 
ਦੰਹਰਾ 

ਜਿਵੇਂ ਜਿਵੇਂ ਤੁਹਾਡੇ ਨਾਲ ਬੀਤਿਆ, ਉਹ ਸਾਰਾ ਕੁਝ ਤੁਸੀਂ ਮੈਨੂੰ ਦਸੋ। ਤੁਹਾਨੂੰ ਸ੍ਰੀ 
ਕ੍ਰਿਸ਼ਨ ਕਿਸ ਤਰ੍ਹਾਂ ਮਿਲੇ _ਅਤੇ ਤੁਹਾਨੂੰ _ਕੀ _ਵਰ _ਦਿੱਤਾ।੩੧। 
ਜੱਪਣਾ 


(ਮਿਤਰ ਨੇ ਉੱਤਰ ਦਿੱਤਾ) ਇਸ਼ਨਾਨ ਕਰਨ ਲਈ ਮੈਂ ਇਥੇ ਆਇਆ ਅਤੇ ਨਹਾ ਧੋ 
ਕੇ ਧਿਆਨ _ਲਗਾਇਆ। _ਜਦ _ਮਨ ਨੂੰ ਦ੍ਰਿੜ੍ਹਤਾ ਨਾਲ ਇਕਾਗਰ _ਕੀਤਾ, ਤਦ ਸ੍ਰੀ ਕ੍ਰਿਸ਼ਨ ਨੇ 
ਮੈਨੂੰ ਦਰਸ਼ਨ _ਦਿੱਤੇ।੩੨। 

ਹੇ ਇਸਤਰੀ! ਸੈਣ, ਮੈਂ ਕੁਝ ਨਹੀਂ ਜਾਣਦਾ ਕਿ (ਸ੍ਰੀ ਕ੍ਰਿਸ਼ਨ ਨੇ) ਮੈਨੂੰ ਕੀ ਦਿੱਤਾ ਅਤੇ 
ਕੀ ਕਿਹਾ। ਮੈਂ (ਉਸ ਦਾ) ਰੂਪ ਵੇਖ ਕੇ ਵਿਸਮਾਦੀ ਅਵਸਥਾ ਵਿਚ ਹੋ ਗਿਆ ਅਤੇ ਮੈਨੂੰ 
ਸਭ ਕੁਝ ਭੁਲ ਗਿਆ।੩੩। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਬਨਮਾਲਾ _ਉਰ ਮੈ _ਧਰੀ ਪੀਤ _ਬਸਨ _ਫਹਰਾਇ। 
ਨਿਰਖ _ਦਿਪਤ _ਦਾਮਨਿ _ਲਜੈ _ਪੂਭਾ _ਨ__ਬਰਨੀ _ਜਾਇ। _੩੪। 


ਚੱਪਾਣ 
ਅਧਿਕ ਜੋਤਿ ਜਦੁਪਤਿ ਕੀ ਸੋਹੈ। ਖਗ ਮ੍ਰਿਗ ਜਛ _ਭੁਜੰਗਨ ਮੋਹੈ। 
ਲਹਿ _ਨੈਨਨ ਕੋ ਮਿਰਗ _ਸਕੁਚਾਨੇ। ਕਮਲ ਜਾਨਿ _ਅਲਿ _ਫਿਰਤ _ਦਿਵਾਨੇ। _੩੫। 
ਛਾਦਾ 
ਪੀਤ _ਬਸਨ _ਬਨਮਾਲ ਮੋਰ ਕੋ ਮੁਟ ਸੁ ਧਾਰੈ। 
ਮੁਖ ਮੁਰਲੀ ਅਤਿ _ਫਬਤ _ਹਿਯੇ _ਕੌਸਤਕ ਮਨਿ _ਧਾਰੈ। 
ਸਾਰੰਗ _ਸੁਦਰਸਨ ਗਦਾ _ਹਾਥ _ਨੰਦਗ ਅਸਿ ਛਾਜੈ। 
ਲਖੇ _ਸਾਵਰੀ _ਦੇਹ _ਸਘਨ _ਘਨ ਸਾਵਨ _ਲਾਜੈ। _੩੬। 
ਦੰਹਰਾ” 
ਚਤੁਰ ਕਾਨ੍ਹ _ਆਯੁਧ _ਚਤੁਰ _ਚਹੂੰ _ਬਿਰਾਜਤ _ਹਾਥ। 
ਦੋਖ ਹਰਨ ਦੀਨੋ ਧਰਨ ਸਭ _ਨਾਥਨ ਕੈ ਨਾਥ। _੩੭। 
ਨਵਲ ਕਾਨ੍ਹ _ਗੋਪੀ ਨਵਲ _ਨਵਲ _ਸਖਾ _ਲਿਯੇ _ਸੰਗ। 
ਨਵਲ ਬਸਤੁ _ਜਾਸੈ ਧਰੇ _ਰੈਗਿਤ ਨਾਨਾ _ਰੰਗ। _੩੮। 
ਇਹੈ ਭੇਖ ਭਗਵਾਨ ਕੋ ਯਾ ਮੈ ਕਛੂ ਨ ਭੇਦ। 
ਇਹੈ ਉਚਾਰਤ _ਸਾਸਤੁ _ਸਭ _ਇਹੈ _ਬਖਾਨਤ _ਬੇਦ। _੩੯। 
ਇਹੈ ਭੇਖ ਪੰਡਿਤ ਕਹੈ ਇਹੈ ਕਹਤ ਸਭ _ਕੋਇ। 
ਦਰਸੁ ਦਯੋ _ਜਦੁਪਤਿ ਤੁਮੈ ਯਾ ਮੈ ਭੇਦ ਨ ਕੋਇ। 80। 
ਚੱਪਾਣ 
ਸਭ _ਬਨਿਤਾ _ਪਾਇਨ ਪਰ _ਪਰੀ। _ਭਾਤਿ ਭਾਤਿ ਸੋ _ਬਿਨਤੀ ਕਰੀ। 
ਨਾਥ _ਹਮਾਰੇ ਧਾਮ _ਪਧਾਰਹੁ। ਸ੍ਰੀ _ਜਦੁਪਤਿ ਕੋ ਨਾਮ _ਉਚਾਰਹੁ। _੪੧। 


ਕ੍ਰਿਪਾ ਕਰਹੁ ਗ੍ਰਿਹ ਚਲਹੁ _ਹਮਾਰੇ। ਲਗੀ ਪਾਇ ਮੈ ਰਹੋ _ਤਿਹਾਰੇ। 
ਜੋ ਕਛੁ ਕਹੋ ਕਰਿਹੋ ਅਬ ਸੋਈ। ਤਵ ਆਗ੍ਯਾ ਫੇਰਿ ਹੈ ਨ ਕੋਈ। ੪੪। 


ਚਰਿਤ੍ਰ ਪਾਖਿਆਨ ੧0੩ 


ਦੰਹਰਾ 

(ਉਸ ਨੇ) ਗਲੇ ਵਿਚ _ਬਨਮਾਲਾ ਪਾਈ ਹੋਈ ਸੀ ਅਤੇ _ਪੀਲੈ ਬਸਤੁ _ਲਹਿਰਾ ਰਹੇ 
ਸਨ। (ਉਸ ਦੀ) ਚਮਕ ਨੂੰ ਵੇਖ ਕੇ ਬਿਜਲੀ ਸ਼ਰਮਾਉਂਦੀ ਸੀ, (ਉਸ ਦੀ) ਸ਼ੋਭਾ ਦਾ ਵਰਣਨ 
ਨਹੀ ਕੀਤਾ ਜਾ __ਸਕਦਾ।੩੪। 
ਜੱਪਣਾ 

ਸ੍ਰੀ ਕ੍ਰਿਸ਼ਨ ਦੀ ਜੋਤਿ ਬਹੁਤ ਸ਼ੋਭਾਸ਼ਾਲੀ ਸੀ (ਜਿਸ ਨੂੰ ਵੇਖ ਕੇ) ਪੰਛੀ, ਹਿਰਨ, ਯਕਸ਼ 
ਅਤੇ ਨਾਗ ਮੋਹਿਤ ਹੋ ਰਹੇ ਸਨ। ਅੱਖਾਂ ਨੂੰ ਵੇਖ ਕੇ ਹਿਰਨ ਸ਼ਰਮਾ ਰਹੇ ਸਨ ਅਤੇ ਭੌਰੇ 


ਕਮਲ ਦੇ ਫੁਲ ਸਮਝ ਕੇ _ਦਿਵਾਨੇ ਹੋਏ ਫਿਰ ਰਹੇ _ਸਨ।੩੫॥। 
ਛਾਦਾ 


ਸੁੰਦਰ ਕਾਨ੍ਹ ਨੇ (ਆਪਣੇ) ਨਾਲ ਸੁੰਦਰ _ਗੋਪੀਆਂ ਅਤੇ _ਗਵਾਲ-ਬਾਲਕ _ਲਏ _ਹੋਏ _ਸਨ। 
ਉਨ੍ਹਾਂ _ਨੇ ਰੰਗਾਂ ਰੰਗ ਦੇ ਸੁੰਦਰ ਬਸਤ੍ਰ ਧਾਰਨ ਕੀਤੇ ਹੋਏ _ਸਨ।੩੮। 


ਚੱਪਣਾ 

ਸਾਰੀਆਂ ਇਸਤਰੀਆਂ (ਉਸ _ਆਦਮੀ ਦੇ) ਪੈਰੀਂ ਪਈਆਂ ਅਤੇ 
ਬੇਨਤੀਆਂ ਕੀਤੀਆਂ ਕਿ ਹੇ ਨਾਥ! ਸਾਡੇ ਘਰ ਚਰਨ ਪਾਓ ਅਤੇ ਸ੍ਰੀ 
ਆਰਾਧਨਾ ਕਰੋਂ ।੪੧। 
ਦੰਹਰਾ 

ਰਾਣੀ ਨੇ ਕਿਹਾ! ਹੇ ਪ੍ਰਭੂ! (ਮੇਰੇ ਉਤੇ) ਅਪਾਰ ਕ੍ਰਿਪਾ ਕਰ ਕੇ ਮੇਰੇ ਘਰ ਚਲੋ। ਮੈਂ 
ਇਕ ਪੈਰ ਉਤੇ ਖੜੋਂ ਕੇ (ਆਪ ਜੀ ਦੀ) ਸੇਵਾ ਕਰਾਂਗੀ।੪੨। (ਉਹ ਆਦਮੀ ਕਹਿਣ 
ਲਗਾ-) ਹੇ ਰਾਣੀ! ਤੇਰੇ ਪੁੱਤਰ ਜੀਉਣ ਅਤੇ ਤੇਰਾ ਦੇਸ ਸੁਖੀ ਵਸੇ। ਅਸੀਂ ਤਿਆਗੀ ਜੋਗ 
ਦਾ ਭੇਸ ਧਾਰਨ ਕਰ ਕੇ ਬਨ ਵਿਚ ਹੀ ਚੰਗੇ ਹਾਂ।੪੩। 
ਜੱਪਣਾ 

(ਰਾਣੀ ਨੇ ਕਿਹਾ) ਕ੍ਰਿਪਾ ਕਰ ਕੇ ਮੇਰੇ ਘਰ ਚਲੋ, ਮੈ'` ਤੁਹਾਡੇ ਚਰਨਾਂ ਨਾਲ ਲਗੀ 
ਰਹਾਂਗੀ। ਜੋ ਕੁਝ (ਤੁਸੀਂ) ਕਹੋਗੇ ਉਹੀ ਹੁਣ ਕਰਾਂਗੀ ਅਤੇ ਤੁਹਾਡੀ ਕੋਈ ਆਗਿਆ ਨਹੀਂ 
ਫੋਰਾਂਗੀ।੪੪। 


੧0੪ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ” 
ਮੈ ਯਾ ਸੋ ਗੋਸਟਿ ਕਰੋ ਕਹਿ ਅਲਿ ਦਈ ਉਠਾਇ। 
ਆਪੁ ਆਇ ਤਾ ਸੋ ਰਮੀ ਹਿਰਦੈ ਹਰਖ ਉਪਜਾਇ। ੪੫। 


ਚੱਪਲਾਂ 


ਲੈ ਤਾ ਕੋ ਘਰ ਚਲੀ ਮਨ ਮਾਨਤ ਕਰਿ ਭੋਗ। 
ਯਾਹਿ _ਮਿਲਿਯੋ ਸਭ ਹਰਿ ਕਹੈ ਭੇਦ ਨ ਜਾਨਹਿ _ਲੋਗ। _੪੬। 


ਚੱਪਲਾਂ 
ਤਵਨ ਜਾਰ ਕੋ ਸੰਗ ਲੈ _ਚਲੀ। ਲੀਨੇ ਸਾਥਿ ਪਚਾਸਕਿ _ਅਲੀ। 
ਸੀ ਮੀ ਰਿ 


ਦੰਹਰਾ 
ਤਵਨ ਜਾਰ ਸੌ_ਯੋ_ਰਹੈ ਨਿਜੁ ਨਾਰੀ ਜਿਯੋ _ਹੋਇ। 
ਲੋਗ ਗੁਰੂ ਕਹਿ ਪਗ ਪਰੈ ਭੇਦ ਨ ਪਾਵੈ ਕੋਇ। ੪੮। 
ਚੰਚਲਾਨ ਕੇ ਚਰਿਤ੍ਰ ਕੋ _ਸਕਤ ਨ ਕੋਊ ਪਾਇ। 
ਚੰਦੂ ਸੂਰ ਸੁਰ ਅਸੁਰ ਸਭ ਬੂਹਮ ਬਿਸਨ ਸੁਰ ਰਾਇ। ੪੯। ੧। 


ਮਤੁ ਸਭਨ ਸਤ? ੨#/ ੫7੯7 %ਫਰੰ/ 


ਦੰਹਰਾ 


ਗੰਗ _ਜਮੁਨ _ਭੀਤਰ ਬਸੈ _ਕੈਲਾਖਰ ਦੀ ਦੂਨ। 
ਤਿਹ ਠਾ ਲੋਗ ਬਸੈ _ਘਨੈ ਪ੍ਰਤਛ ਪਸੂ ਕੀ _ਜੂਨ। _੧। 


ਚੱਪਾਣ 
ਬਹੁਰਿ ਸੁ ਮੌਤ੍ਰੀ ਬਚਨ _ਉਚਾਰੇ। ਸੁਨਹੁ ਨ੍ਰਿਪਤਿ ਪ੍ਰਾਨਨ ਤੇ ਪ੍ਯਾਰੇ। 


ਏਕ _ਕਥਾ_ਤ੍ਰਿਯ ਤੁਮਹਿ ਸੁਨਾਊ। ਤਾ ਤੇ ਤੁਮਰੋ ਤਾਪ ਮਿਟਾਊ। ੨। 


ਦੰਹਰ” 
ਕੈਲਾਖਰ ਕੇ ਰਾਵ ਕੀ ਏਕ ਹੁਤੀ ਬਰ _ਨਾਰਿ। 
ਰਾਜ ਨਸਟ ਕੇ ਹੇਤੁ ਤਿਨ ਚਿਤ ਮੈ ਕਿਯਾ ਬਿਚਾਰਿ। ੩। 


ਚੱਪਲਾਂ 


ਪ੍ਰੇਮ ਕੁਅਰਿ ਤਾ ਕੀ ਇਕ ਰਾਨੀ। ਬਿਰਧ ਰਾਵ ਲਖਿ ਕਰਿ ਡਰ ਪਾਨੀ। 
ਯਾ ਕੇ ਧਾਮ ਏਕ ਸੁਤ ਨਾਹੀ। ਇਹ ਚਿੰਤਾ ਤਾ ਕੇ ਚਿਤ ਮਾਹੀ। ੪। 


ਚਰਿਤ੍ਰ ਪਾਖਿਆਨ ੧0੫ 


ਦੰਹਰਾ 
ਮੈਂ ਇਸ ਨਾਲ ਗੋਸਟਿ ਕਰਾਂਗੀ! (ਇਹ) ਕਹਿ ਕੇ ਸਖੀ ਨੂੰ ਉਠਾ ਦਿੱਤਾ। ਆਪ 
ਹਿਰਦੇ ਵਿਚ ਆਨੰਦ ਵਧਾ ਕੇ ਉਸ (ਮਿਤਰ) ਨਾਲ ਆ ਕੇ ਰਮਣ ਕਰਨ _ਲਗੀ।੪੫। 
ਦੱਖਣ? 
(ਉਸ ਨਾਲ) ਮਨ ਭਾਉਂਦੇ ਭੋਗ ਕਰ ਕੇ ਉਸ ਨੂੰ ਘਰ ਨੂੰ ਲੈ ਸਭ ਇਹੀ 
ਨੂੰ ਨਹੀਂ ਜਾਣਦਾ 


ਕਹਿੰਦੇ (ਕਿ ਇਸ ਨੂੰ) ਸੂ ਕ੍ਰਿਸ਼ਨ ਮਿਲੇ ਹਨ, (ਪਰ ਅਸਲ) ਭੇਦ ਨੂੰ 
ਸੀ।੪੬। 


ਚਲੀ। 
ਕੋਈ 


ਚੱਪਣਾ 

(ਉਹ) ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ ਕੇ ਅਤੇ ਉਸ ਯਾਰ ਨੂੰ ਵੀ ਆਪਣੇ 
ਸੰਗ ਲੈ ਕੇ ਚਲ ਪਈ। _ਉਹ ਗੋਸਟਿ ਕਰਨ ਲਈ ਉਸ ਦੇ ਘਰ ਆਉਂਦਾ ਅਤੇ (ਰਾਣੀ) 
ਸੰਗ ਦੂਰ _ਕਰ ਕੇ (ਉਸ ਨਾਲ) ਕਾਮ-ਕ੍ਰੀੜਾ _ਕਰਦੀ।੪੭। 
ਦੰਹਰਾ 

ਉਹ _ਯਾਰ ਨਾਲ _ਇਸ ਤਰ੍ਹਾਂ ਰਹਿਣ ਲਗੀ ਜਿਵੇਂ ਉਸ ਦੀ ਆਪਣੀ ਇਸਤਰੀ ਹੋਵੇ। 
ਲੋਕੀਂ (ਉਸ ਦੇ ਯਾਰ ਨੂੰ) ਗੁਰੂ ਕਹਿ ਕੇ ਪੈਰੀਂ ਪੈਂਦੇ, ਪਰ (ਇਸ) ਭੇਦ ਨੂੰ ਕੋਈ ਵੀ ਨਹੀਂ ਪਾ 
ਸਕਿਆ।੪੮। ਚੰਚਲ ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਸਮਝ ਨਹੀਂ _ਸਕਿਆ। _ਚੰਦੂਮਾ, 
ਸੂਰਜ, ਦੇਵਤੇ, ਦੈੱਤ, ਬ੍ਰਹਮਾ, ਵਿਸ਼ਣੂ ਅਤੇ ਇੰਦਰ ਆਦਿ ਸਾਰੇ (ਇਨ੍ਹਾਂ ਦੇ ਭੇਦ ਨੂੰ ਨਹੀਂ 
ਸਮਝ _ਸਕੇ)।੪੯। 

/ਏਥੋਂ ਨੂੰ ਗਰੇਤੂੰਪ/ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ਜੱਵਨਵੇ' ਗਾਰਤ੍ੂ ਲੀ ਸਮਤੀ 

ਆਭ ਡ੍ਭ_ਹੰ/ _2#/ ੫6੯/ ਜਲਦਾ/ 


ਦੰਹਾਰਾ 

ਗੰਗਾ ਜਮਨਾ ਦੇ ਵਿਚਾਲੇ _ਕੈਲਾਖਰ ਨਾਂ ਦੀ ਘਾਟੀ ਸਥਿਤ ਸੀ। ਉਸ ਥਾਂ ਤੇ ਰਹਿਣ 
ਵਾਲੇ ਲੋਕ ਪੁਤੱਖ _ਤੌਰ _ਤੇ ਪਸ਼ੂਆਂ ਵਰਗਾ _ਜੀਵਨ _ਜੀਉਂਦੇ _ਸਨ।੧। 
ਦੱਖਣ? 

ਫਿਰ ਉਸ ਮੰਤ੍ਰੀ ਨੇ _ਬਚਨ ਕਹੇ! ਹੇ ਪ੍ਰਾਣਾਂ ਤੋਂ _ਪਿਆਰੇ ਰਾਜਨ! ਸੁਣੋ। ਮੈਂ ਤੁਹਾਨੂੰ 
ਇਕ ਔਰਤ _ਦੀ ਕਥਾ ਸੁਣਾਉਂਦਾ ਹਾਂ ਅਤੇ _ਉਸ ਨਾਲ ਤੁਹਾਡੇ ਹਿਰਦੇ ਦਾ ਦੁਖ ਦੂਰ 
ਕਰਦਾ ਹਾਂ।੨। 
ਦੰਹਰਾ 

ਕੈਲਾਖਰ ਦੇ ਰਾਜੇ ਦੀ ਇਕ ਸੁੰਦਰ ਇਸਤਰੀ ਹੁੰਦੀ ਸੀ। ਰਾਜ ਨੂੰ ਨਸ਼ਟ ਹੋਣ ਤੋਂ 
(ਬਚਾਉਣ ਲਈ) ਉਸ ਨੇ ਮਨ ਵਿਚ ਵਿਚਾਰਾ _ਕੀਤਾ।੩। 
ਦੱਖਣ? 

ਉਸ ਦੀ ਪ੍ਰੇਮ ਕੁੰਵਰੀ ਨਾਂ ਦੀ ਇਕ ਰਾਣੀ ਸੀ। ਉਹ ਰਾਜੇ 
ਡਰ ਗਈ। “ਇਸ ਦੇ ਘਰ ਇਕ ਵੀ ਪੁੱਤਰ ਨਹੀਂ--ਇਹ ਚਿੰਤਾ ਉਸ ਦੇ ਮਨ ਵਿਚ ਸੀ।੪। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਪੁਤੁ ਨ ਗ੍ਰਿਹ ਯਾ ਕੇ ਭਯੋ ਬਿਰਧ ਗਜਯੋ ਹ੍ਹੈ ਰਾਇ। 
ਕੇਲ ਕਲਾ ਤੈ ਥਕਿ ਗਯੋ _ਸਕਤ ਨ ਸੁਤ ਉਪਜਾਇ। _੫। 


ਚੱਲ? 
ਤਾ ਤੇ ਕਛੂ ਚਰਿਤੂ ਬਨੈਯੇ। ਰਾਜ ਧਾਮ ਤੇ ਜਾਨ ਨ ਦੈਯੈ। 
ਪੂਤ ਅਨਤ ਕੌ ਲੈ ਕਰਿ ਪਰਿਯੈ। ਨਾਮ ਨ੍ਰਿਪਤਿ ਕੌ ਬਦਨ ਉਚਰਿਯੈ। ੬। 


ਦੰਹਰਾ 
ਗਰਭਵਤੀ ਇਕ ਤ੍ਰਿਯ ਹੁਤੀ ਲੀਨੀ ਨਿਕਟਿ ਬੁਲਾਇ। 
ਰਨਿਯਹਿ ਰਹਿਯੋ ਅਧਾਨ ਜਗ ਐਸੇ ਦਈ ਉਡਾਇ। ੭। 
ਅਧਿਕ ਦਰਬ ਤਾ ਕੌ ਦਯੋ ਮੋਲ ਪੁਤ੍ਰ ਤਿਹ _ਲੀਨ। 
ਸੁਤ ਉਪਜ੍ਯੋ ਗ੍ਰਿਹ ਰਾਇ ਕੇ ਯੌ_ਕਹਿ ਉਤਸਵ _ਕੀਨ। ੮। 
ਡੋਮ ਭਾਟ ਢਾਢੀਨ ਕੌ ਦੀਨਾ ਦਰਬੁ _ਅਪਾਰ। 
ਸੇਰ ਸਿੰਘ ਤਾ ਕੌ ਧਰਿਯੋ ਸਭਹਿਨ ਨਾਮ ਸੁਧਾਰ। ੯। 


ਚੱਪਾਣ? 
ਕਿਤਕ _ਦਿਨਨ ਰਾਜਾ ਮਰਿ ਗਯੋ। ਰਾਵ ਸੁ ਸੇਰ 
ਨ 


੨ 


ਰਾਵ ਰਾਵ ਸਭ ਲੋਗ _ਬਖਾਨੈ। ਤਾ ਕੋ ਭੇਦ 


ਸਿੰਘ ਤਹ ਭਯੋ। 
ਜਾਨੈ। _੧0। 


ਦੰਹਰਾ 
ਕਰਮ ਰੇਖ ਕੀ ਗਤਿ ਹੁਤੇ ਭਏ ਰੰਕ ਤੇ ਰਾਇ। 
ਰਾਵਤ ਤੇ ਰਾਜਾ ਕਰੇ ਤ੍ਰਿਯਾ ਚਰਿਤਰ _ਬਨਾਇ। _੧੧। ੧। 


ਡਾ ਨਭ#' ਡਤੁ/ _੨੫/ ੫੨6/ ਅ%ਫਲੂੰ/ 


ਦੰਹਰਾ 

ਕਥਾ ਸੁਨਾਊ ਬਨਿਕ ਕੀ ਸੁਨ ਨ੍ਰਿਪ ਬਰ ਤੁਹਿ ਸੰਗ। 

ਇਕ ਤ੍ਰਿਯਾ ਤਾ ਕੀ ਬਨ ਬਿਖੈ ਬੁਰਿ ਪਰ ਖੁਦ੍ਰਯੋ ਬਿਹੰਗ। ੧। 
ਚੱਪਾਣ? 


ਜਬ ਹੀ ਬਨਿਕ ਬਨਿਜ ਤੇ ਆਵੈ। ਬੀਸ ਚੋਰ ਅਬ _ਹਨੇ ਸੁਨਾਵੈ। 
ਪ੍ਰਾਤ ਆਨਿ ਇਮਿ ਬਚਨ ਉਚਾਰੇ। ਤੀਸ ਚੋਰ ਮੈ ਆਜੁ ਸੰਘਾਰੇ। ੨। 


ਐਸੀ ਭਾਤਿ ਨਿਤ ਵਹੁ ਕਹੈ। ਸੁਨਿ ਤ੍ਰਿਯ ਬੈਨ ਮੋਨ ਹ੍ਹੈ ਰਹੈ। 
ਤਾ ਕੇ ਮੁਖ ਪਰ ਕਛੂ ਨ ਭਾਖੈ। ਏ ਸਭ ਬਾਤ ਚਿਤ ਮੈ ਰਾਖੈ। ੩। 


ਚਰਿਤ੍ਰ ਪਾਖਿਆਨ ੧0੭ 


ਦੰਹਰਾ 

ਇਸ ਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਅਤੇ ਰਾਜਾ ਬਿਰਧ _ਹੋ__ਗਿਆ ਹੈ। ਕਾਮ- 
ਕੀੜਾ ਕਰਨ ਤੋਂ ਇਹ ਰਹਿ ਗਿਆ ਹੈ ਅਤੇ ਪੁੱਤਰ ਪੈਦਾ ਨਹੀਂ ਕਰ _ਸਕਦਾ।੫। 
ਜੱਪਣਾ 

(ਰਾਣੀ ਨੇ ਸੋਚਿਆ) ਤਾਂ ਤੇ ਕੋਈ ਚਰਿਤ੍ਰ _ਕਰਨਾ ਚਾਹੀਦਾ ਹੈ ਅਤੇ ਰਾਜ ਨੂੰ ਘਰੋਂ 
ਬਾਹਰ ਜਾਣ ਨਹੀਂ ਦੇਣਾ _ਚਾਹੀਦਾ। ਕਿਸੇ ਹੋਰ ਦਾ ਪੁੱਤਰ ਲੈ ਕੇ ਪਾਲ ਲੈਣਾ ਚਾਹੀਦਾ ਹੈ 
ਅਤੇ ਮੂੰਹ ਤੋਂ ਰਾਜੇ ਦਾ ਨਾਮ _ਦਸਿਆ ਜਾਣਾ ਚਾਹੀਦਾ _ਹੈ।੬। 


ਦੰਹਰਾ 


ਇਕ ਗਰਭਵਤੀ ਇਸਤਰੀ ਹੁੰਦੀ ਸੀ, (ਉਸ ਨੂੰ ਰਾਣੀ ਨੇ) ਕੋਲ ਬੁਲਾ _ਲਿਆ। _'ਰਾਣੀ 
ਨੂੰ ਗਰਭ ਠਹਿਰ _ਗਿਆ ਹੈ”! ਜਗਤ _ਵਿਚ _ਇਹ ਗੱਲ ਧੁਮਾ ਦਿੱਤੀ।੭। ਉਸ ਨੂੰ ਬਹੁਤ 
ਸਾਰਾ ਧਨ ਦਿੱਤਾ ਅਤੇ _ਉਸ ਦਾ ਪੁੱਤਰ ਮੁਲ ਲੈ ਲਿਆ। 'ਰਾਜੇ ਦੇ ਘਰ ਪੁੱਤਰ ਪੈਦਾ 
ਹੋਇਆ ਹੈ”! ਇਸ ਤਰ੍ਹਾਂ ਕਹਿ _ਕੇ ਜਸ਼ਨ _ਮੌਨਾਇਆ।੮। ਡੂਮਾਂ, ਭੱਟਾਂ ਅਤੇ _ਢਾਡੀਆਂ ਨੂੰ 
ਬੇਅੰਤ ਧਨ ਦਿੱਤਾ ਅਤੇ ਸਭ ਨੇ ਸੋਚ ਕੇ ਉਸ ਦਾ ਨਾਮ ਸ਼ੇਰ ਸਿੰਘ ਰਖਿਆ।੯। 


ਜੱਪਣਾ 

ਕੁਝ ਸਮੇਂ ਬਾਦ ਰਾਜਾ ਮਰ ਗਿਆ ਅਤੇ ਉਥੇ ਸ਼ੇਰ ਸਿੰਘ ਰਾਜਾ ਬਣ _ਗਿਆ। ਉਸ ਨੂੰ 
ਸਾਰੇ ਲੋਕ ਰਾਜਾ ਰਾਜਾ _ਕਹਿਣ ਲਗੇ। (ਪਰ) ਉਸ ਦੇ ਭੇਦ ਨੂੰ ਕੋਈ ਨਹੀਂ ਜਾਣਦਾ 
ਸੀ।੧0। 
ਦੰਹਰਾ 

ਕਰਮ ਰੇਖ (ਅਰਥਾਤ ਭਾਗ) _ਦੀ ਚਾਲ ਕਰ ਕੇ ਕੰਗਲੇ ਤੋਂ ਰਾਜਾ _ਬਣ _ਗਿਆ। 
ਇਸਤਰੀ ਨੇ ਚਰਿਤ੍ਰ _ਕਰ _ਕੇ ਮਾਮੂਲੀ ਵਿਅਕਤੀ ਤੋਂ ਰਾਜਾ ਬਣਾ _ਦਿੱਤਾ।੧੧। 


/ਟਥੋਂ ਨੂੰ ਗਰਤੂੰਪ/ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ਪੰਜੰਹਵੇ' ਗਰਤੂ ਲੀ ਗਮਤੀ 
ਆਭ ਡ੍ਭ_ਹੰ/ _੨੫/ ੫੨6/ ਜਲਦਾ/ 

ਦੰਹਰਾ 

ਹੇ ਸ੍ਰੇਸ਼ਨ ਰਾਜਨ ! ਸੁਣੋ, ਮੈਂ ਤੁਹਾਨੂੰ _ਇਕ _ਬਨੀਏ _ਦੀ _ਕਥਾ ਸੁਣਾਉਂਦਾ ਹਾਂ। 
ਉਸ ਦੀ ਇਕ ਇਸਤਰੀ ਨੇ ਬਨ ਵਿਚ ਜਾ ਕੇ (ਉਸ ਦੀ) ਗੁਦਾ ਉਤੇ ਪੰਛੀ (ਦਾ ਚਿੰਨ੍ਹ) 
ਖੋਦਿਆ _(ਉਕਰਿਆ)।੧। 
ਚੱਪਾਣ? 

ਜਦੋਂ ਵੀ ਬਨੀਆ ਵਣਜ ਕਰ ਕੇ _ਪਰਤਦਾ ਤਾਂ ਕਹਿੰਦਾ ਕਿ ਇਸ ਵਾਰ (ਉਸ ਨੇ) 
ਵੀਹ ਚੋਰ ਮਾਰੇ ਹਨ। ਫਿਰ ਸਵੇਰੇ ਆ ਕੇ ਇਸ ਤਰ੍ਹਾਂ ਕਹਿੰਦਾ ਕਿ ਅਜ ਮੈਂ ਤੀਹ ਚੋਰ ਮਾਰੇ 
ਹਨ।੨। 

ਇਸ ਤਰ੍ਹਾਂ ਉਹ ਨਿੱਤ ਕਹਿੰਦਾ ਤਾਂ (ਉਸ ਦੀ) ਇਸਤਰੀ ਸੁਣ ਕੇ ਚੁਪ ਕਰ ਜਾਂਦੀ। 
(ਉਹ) ਉਸ ਦੇ ਮੂੰਹ ਤੇ ਕੁਝ ਨ ਕਹਿੰਦੀ ਅਤੇ ਸਾਰੀ ਗੱਲ (ਉਹ) ਆਪਣੇ ਚਿਤ _ਵਿਚ 
ਹੀ _ਰਖਦੀ।੩। 


੧0੮ 


ਸੀ _ਦਸਮ-ਗ੍ੰਥ _ਸਾਹਿਬ 


ਨਿਰਤ ਮਤੀ ਇਹ ਬਿਧਿ ਤਬ ਕਿਯੋ। _ਬਾਜਸਾਲ ਤੇ ਹੈ ਇਕ ਲਿਯੋ। 
ਬਾਧਿ ਪਾਗ ਸਿਰ ਖੜਗ _ਨਚਾਯੋ। ਸਕਲ ਪੁਰਖ ਕੋ ਭੇਸ _ਬਨਾਯੋ। _੪। 


ਦਹਿਨੇ ਹਾਥ ਸੈਹਥੀ ਸੋਹੈ। ਜਾ ਕੇ ਤੀਰ ਸਿਪਾਹੀ ਕੋਹੈ। 
ਸਭ ਹੀ ਸਾਜ ਪੁਰਖ ਕੇ `ਬਨੀ। ਜਾਨੁਕ ਮਹਾਰਾਜ ਪਤਿ ਅਨੀ। ੫। 


ਦੰਹਰਾ 
ਸਿਪਰ _ਸਰੋਂਹੀ ਸੈਹਥੀ ਧੁਜਾ ਰਹੀ ਫਹਰਾਇ। 
ਮਹਾਬੀਰ ਸੀ _ਜਾਨਿਯੈ ਤ੍ਰਿਯਾ ਨ ਸਮਝੀ ਜਾਇ। ੬। 
ਬਨਿਜ ਹੇਤ _ਬਨਿਯਾ _ਚਲਿਯੋ ਅਤਿ _ਹਰਖਤ ਸਭ _ਅੰਗ। 
ਗਾਵਤ ਗਾਵਤ ਗੀਤ ਸੁਭ _ਬਨ ਮੈ _ਧਸਿਯੋ _ਨਿਸੰਗ। _੭। 
ਚੱਪਣਾ 
ਬਨਿਕ _ਜਾਤ _ਏਕਲੌ _ਨਿਹਾਰਿਯੋ। _ਛਲੋ _ਯਾਹਿ ਯੋ _ਬਾਲ _ਬਿਚਾਰਿਯੋ। 
ਮਾਰਿ ਮਾਰਿ ਕਰਿ ਸਾਮੁਹਿ ਧਾਈ। ਕਾਢਿ ਕ੍ਰਿਪਾਨ ਪਹ;ਚੀ ਆਈ। ੮। 
ਦੰਹਰਾ 
ਕਹਾ ਜਾਤ ਰੇ ਮੂੜ ਮਤਿ ਜੁਧ ਕਰਹੁ ਡਰ ਡਾਰਿ। 
ਮਾਰਤ ਹੋ ਨਹਿ ਆਜੁ ਤੁਹਿ ਪਗਿਯਾ ਬਸਤ੍ਰ _ਉਤਾਰਿ। ੯। 
ਚੱਪਣਾ 
ਬਨਿਕ _ਬਚਨ ਸੁਨਿ ਬਸਤ੍ਰ _ਉਤਾਰੇ। _ਘਾਸ ਦਾਤ ਗਹਿ ਰਾਮ ਉਚਾਰੇ। 
ਸੁਨ ਤਸਕਰ ਮੈ ਦਾਸ ਤਿਹਾਰੋ। ਜਾਨਿ ਆਪਨੋ ਆਜੁ _ਉਬਾਰੋ। _੧0। 
ਦੰਹਰਾ 
ਜੋ ਅਪਨੀ ਤੈ ਗੁਦਾ ਪਰ ਖੋਦਨ ਦੇਇ ਬਿਹੰਗ। 
ਤੋ ਤੁਮ ਅਬ ਜੀਵਤ ਰਹੋ _ਬਚੈ _ਤਿਹਾਰੇ ਅੰਗ। _੧੧। 
ਤਬੈ _ਬਨਿਕ ਤੈਸੇ _ਕਿਯਾ ਜ੍ਯੋ _ਤ੍ਰਿਯ _ਕਹਿਯੋ _ਰਿਸਾਇ। 
ਥਰਹਰਿ ਕਰਿ ਛਿਤ ਪਰ _ਗਿਰਿਯੋ ਬਚਨ _ਨ_ਭਾਖ੍ਯੋ _ਜਾਇ। ੧੨। 
ਤਬੁ ਤਰੂਨੀ ਹੈ ਤੇ ਉਤਰਿ ਇਕ ਛੁਰਕੀ ਕੇ _ਸੰਗ। 
ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਯੋ ਬਿਹੰਗ। _੧੩। ੧। 
ਮਤੁ ਭਨ ਮਤੁ? ੨੬੭ ੫੪੩੩੭ #ਫਲੰ/ 
ਚੱਪਣਾ 
ਕੰਕ ਨਾਮ _ਦਿਜਬਰ ਇਕ _ਸੁਨਾ। ਪੜ੍ਹੇ ਪੁਰਾਨ ਸਾਸਤ _ਬਹੁ _ਗੁਨਾ। 
ਅਤਿ ਸੁੰਦਰ ਤਿਹ ਰੂਪ ਅਪਾਰਾ। ਸੂਰ ਲਯੋ _ਜਾ_ਤੇ _ਉਜਿਆਰਾ। _੧। 


ਚਰਿਤ੍ਰ ਪਾਖਿਆਨ ੧0੯ 


ਤਦ _ਨਿਰਤ ਮਤੀ ਨੇ ਇਸ ਤਰ੍ਹਾਂ ਕੀਤਾ ਕਿ _ਘੋੜਸਾਲ ਤੋਂ ਇਕ ਘੋੜਾ _ਲ _ਲਿਆ। 
ਸਿਰ ਉਤੇ ਪਗੜੀ ਬੰਨ੍ਹ ਕੇ (ਹੱਥ ਵਿਚ) ਤਲਵਾਰ ਚੁਕ ਲਈ ਅਤੇ _ਸਾਰਾ _ਮਰਦਾਵਾਂ ਭੇਸ 
ਬਣਾ _ਲਿਆ।੪। 


(ਉਸ ਦੇ) ਸੌਜੇ ਹੱਥ ਵਿਚ ਸੈਹਥੀ ਸੋਭਦੀ ਹੈ। ਉਸ ਦੇ ਸਾਹਮਣੇ ਸਿਪਾਹੀ ਕੀ ਚੀਜ਼ 
ਹੈ। (ਉਸ ਨੇ) ਸਾਰੀ ਮਰਦਾਵੀਂ ਸਜ-ਧਜ ਬਣਾ ਲਈ, ਮਾਨੋ ਮਹਾਰਾਜੇ ਦੀ _ਸੈਨਾਪਤੀ 
ਹੋਵੇ।੫। 
ਦੰਹਰ” 

ਢਾਲ, ਤਲਵਾਰ, ਬਰਛੀ _ਅਤੇ _ਝੂਲਦੇ ਝੰਡੇ _ਨਾਲ _ਉਹ _ਸੂਰਵੀਰ ਜਿਹੀ ਲਗਦੀ ਸੀ, 
ਇਸਤਰੀ ਨਹੀਂ ਸਮਝੀ ਜਾ ਸਕਦੀ ਸੀ।੬। ਬਹੁਤ ਪੁਸੰਨ ਚਿਤ ਹੋ ਕੇ ਵਣਜ ਕਰਨ ਲਈ 
ਬਨੀਆ ਚਲਿਆ _ਅਤੇ ਗੀਤ ਗਾਉਂਦਾ ਹੋਇਆ ਜੰਗਲ _ਵਿਚ _ਨਿਸੈਗ ਚਲਾ _ਗਿਆ।੭। 
ਚੱਪਾਣ 

ਇਕਲੇ _ਬਾਨੀਏ ਨੂੰ ਜਾਂਦਿਆਂ ਵੇਖ ਕੇ (ਉਸ) ਇਸਤਰੀ ਨੇ _ਉਸ ਨੂੰ ਛਲਣ 
ਵਿਚਾਰ _ਕੀਤਾ। ਮਾਰੋ ਮਾਰ ਕਰਦੀ (ਉਸ ਦੇ) ਸਾਹਮਣੇ ਆਈ ਅਤੇ ਕ੍ਰਿਪਾਨ ਕਢ ਕੇ 
ਦੇ ਨੇੜੇ) ਡਟ ਗਈ।੮। 
ਦੰਹਰਾ” 

ਹੇ ਮੂਰਖ! ਕਿਥੇ ਜਾ_ਰਿਹਾ ਹੈਂ। ਡਰ ਨੂੰ ਛਡ ਕੇ (ਮੇਰੇ ਨਾਲ) ਯੁੱਧ _ਕਰ। (ਮੈਨੂੰ) 
ਪਗੜੀ ਅਤੇ ਬਸਤ੍ਰ _ਉਤਾਰ (ਕੇ ਦੇ ਦੇ), ਨਹੀਂ ਤਾਂ ਅਜ ਤੈਨੂੰ ਮਾਰ _ਦਿਆਂਗੀ।੯। 
ਚੱਪਾਣ 

ਬਨੀਏ ਨੇ ਬਚਨ ਸੁਣ ਕੇ ਬਸਤ੍ਰ ਉਤਾਰ ਦਿੱਤੇ ਅਤੇ ਦੰਦਾਂ ਵਿਚ ਘਾਹ ਲੈ ਕੇ ਰਾਮ 
ਰਾਮ ਉਚਾਰਨ _ਲਗਾ। ਹੇ ਚੋਰ! ਮੈਂ ਤੇਰਾ ਦਾਸ ਹਾਂ, ਮੈਨੂੰ ਆਪਣਾ ਦਾਸ ਸਮਝ ਕੇ ਅਜ ਛਡ 
ਦਿਓ।੧0। 


ਦਾ 
(ਉਸ 


ਜੇ ਤੂੰ ਆਪਣੀ ਗੁਦਾ ਉਤੇ ਪੰਛੀ (ਦਾ ਚਿੰਨ੍ਹ) ਖੋਦਣ (ਉਕਰਨ) ਦੇਵੇਂ, ਤਾਂ ਤੂੰ ਹੁਣ 
ਰਹਿ ਸਕਦਾ ਅਤੇ _ਤੇਰਾ ਸ਼ਰੀਰ ਬਚ _ਸਕਦਾ _ਹੈ।੧੧। ਤਦ ਉਸ _ਬਨੀਏ ਨੇ 
ਉਸੇ ਤਰ੍ਹਾਂ ਕੀਤਾ ਜਿਵੇਂ ਇਸਤਰੀ ਨੇ ਕ੍ਰੋਧਵਾਨ ਹੋ ਕੇ ਕਿਹਾ ਸੀ। (ਉਹ) ਕੰਬਦਾ ਹੋਇਆ 
ਡਿਗ ਅਤੇ (ਉਸ ਤੋਂ) ਬਚਨ ਬੋਲਿਆ ਨ ਜਾ ਸਕਿਆ।੧੨। ਤਦ 
ਉਤਰੀ ਅਤੇ ਇਕ ਛੂਰੀ ਲੈ ਕੇ, (ਕਵੀ) ਰਾਮ ਕਹਿੰਦੇ ਹਨ, ਉਸ 
ਬਨੀਏ _ਦੀ ਗੁਦਾ ਉਤੇ ਪੰਛੀ ਦਾ ਚਿੰਨ੍ਹ _ਖੋਦ _(ਉਕਰ) _ਦਿੱਤਾ।੧੩। 
/ਏਥੋਂ ਨੂੰ ਗਰੇਤੂੰਪ/#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ਛਲਨਿਵੇ' ਗੰਰੇਤੂ ਦੀ ਸਮਘਤ 
ਭ ਡ੍ਭ ਹੰ/ _੨੬/ ੫੩੩/ _ਜਲਦਾ/ 


ਚੱਪਣਾ 
ਕੰਕ ਨਾਂ ਦਾ ਇਕ ਬ੍ਰਾਹਮਣ ਸੁਣਿਆ _ਸੀ। ਉਹ ਬਹੁਤ ਸਾਰੇ _ਪੁਰਾਣ ਅਤੇ ਸ਼ਾਸਤਰ 


ਪੜ੍ਹਦਾ `ਸੀ। ਉਸ ਦਾ ਰੂਪ ਬਹੁਤ ਸੁੰਦਰ ਅਤੇ ਅਪਾਰ _ਸੀ। _ਉਸ ਤੋਂ ਸੂਰਜ ਵੀ ਪ੍ਰਕਾਸ਼ 
ਲੈਂਦਾ _ਸੀ।੧। 


੧੧0 


ਸੀ _ਦਸਮ-ਗ੍ਰੰਥ _ਸਾਹਿਬ 


ਦਿਜ ਕੋ ਰੂਪ ਅਧਿਕ ਤਬ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। 
ਲਾਂਬੇ ਕੇਸ ਛਕੇ ਘੁੰਘਰਾਰੇ। ਨੈਨ ਜਾਨੁ ਦੋਊ ਬਨੇ _ਕਟਾਰੇ। ੨। 


ਬ੍ਯੋਮ _ਕਲਾ ਰਾਨੀ ਰਸ _ਭਰੀ। ਬਿਰਧ ਰਾਇ ਸੁਤ ਹਿਤ ਜਰੀ। 
ਤਿਨ ਤ੍ਰਿਯ ਭੋਗ ਕੰਕ ਸੌ_ਚਹਾ। ਲਏ ਕਪੂਰ ਆਵਤੋ ਗਹਾ। ੩। 


ਤ੍ਰਿਯ ਦਿਜਬਰ ਸੋ ਬਚਨ _ਉਚਾਰੇ। _ਭਜਹੁ ਆਜੁ ਤੁਮ ਹਮੈ ਪਿਯਾਰੇ। 
ਕੰਕ ਨ ਤਾ ਕੀ ਮਾਨੀ ਕਹੀ। ਰਾਨੀ ਬਾਂਹਿ ਜੋਰ ਤਨ ਗਹੀ। ੪। 


ਦੰਹਰਾ 
ਗਹਿ ਚੁੰਬਨ ਲਾਗੀ _ਕਰਨ ਨ੍ਿਪਤ _ਨਿਕਸਯਾ _ਆਇ। 
ਤਬ ਤ੍ਰਿਯ ਕਿਯਾ ਚਰਿਤਰ ਇਕ ਅਧਿਕ ਹ੍ਿਦੈ ਸਕੁਚਾਇ। ੫। 
ਯਾ _ਦਿਜਬਰ ਤੇ ਮੈ ਭੂਮੀ ਸੁਨੁ ਰਾਜਾ ਮਮ ਸੂਰ। 
ਜਿਨਿ ਇਨ ਚੋਰਿ ਭਖ੍ਯੋ ਕਛੂ ਸੁੰਘਨ ਹੁਤੀ ਕਪੂਰ। ੬। 
ਸੂਰ ਨਾਮ ਸੁਨਿ ਮੂਰਿ ਮਤਿ ਅਤਿ ਹਰਖਤ ਭਯੋ ਜੀਯ। 
ਸੀਂਘਤ ਹੁਤੀ ਕਪੂਰ ਕਹ ਧੰਨ੍ਯ _ਧੰਨ੍ਯ ਇਹ ਤ੍ਰੀਯ। _੭। _੧। 


#ਤੁ ਨਭ#' ਡਤੁ/ _੨੭/ ੫86/ ਅ%ਠਲੂੰ/ 


ਚੱਪਲਾਂ 


ਅਨਤ ਕਥਾ _ਮੌਤ੍ਰੀ ਇਕ _ਕਹੀ। ਸੁਨਿ ਸਭ ਸਭਾ ਮੋਨਿ ਹੈ ਰਹੀ। 
ਏਕ _ਅਹੀਰ ਨਦੀ ਤਟ ਰਹਈ। ਅਤਿ ਸੁੰਦਰਿ ਤਿਹ 


ਤ੍ਰਿਯਿ ਜਗ _ਕਹਈ। _੧। 


ਦੰਹਰਾ 
ਰੂਪ ਕੁਰੂਪ ਅਹੀਰ ਕੋ ਸੁੰਦਰ ਤਾ ਕੀ_ਨਾਰਿ। 
ਵਹੁ _ਤਰੁਨੀ ਇਕ ਰਾਵ ਕੋ ਅਟਕੀ ਰੂਪ ਨਿਹਾਰਿ। ੨। 


ਚੱਪਣਾ 


ਦੁਖਤ ਅਹੀਰ ਨਾਰਿ ਕੋ _ਰਾਖੈ। ਕਟੁ ਕਟੁ ਬਚਨ ਰੈਨ ਦਿਨ ਭਾਥੈ। 
ਗੋਰਸ ਬੇਚਨ ਜਾਨ ਨ ਦੇਈ। ਛੀਨਿ ਬੇਚਿ ਗਹਨਨ ਕਹ _ਲਈ। _੩। 


%7ਤਲ 
ਸੂਰਛਟ ਤਿਹ _ਨਾਮ _ਤਰੁਨਿ ਕੋ ਜਾਨਿਯੈ। 
ਛਤ੍ਹ _ਕੇਤੁ ਨ੍ਰਿਪ ਭਏ ਅਧਿਕ ਹਿਤ ਮਾਨਿਯੈ। 
ਚੰਦੂਭਗਾ _ਸਰਿਤਾ ਤਟ _ਭੈਸ _ਚਰਾਵਈ। 
ਹੋ ਜਹੀ ਰਾਵ _ਨਾਵਨ ਹਿਤ _ਨਿਤਪੁਤ ਆਵਈ। _੪। 


ਚਰਿਤ੍ਰ ਪਾਖਿਆਨ ੧੧੧ 


ਤਦ ਉਸ ਬ੍ਰਾਹਮਣ ਦਾ ਰੂਪ ਬਹੁਤ ਸ਼ੋਭਦਾ ਸੀ। ਦੇਵਤੇ, ਮਨੁੱਖ, ਨਾਗ ਅਤੇ ਦੈੱਤਾਂ ਦੇ 
ਮਨ ਮੋਹ ਲੈਂਦਾ ਸੀ। _ਉਸ ਦੇ ਲੰਬੇ _ਘੁੰਘਰਾਲੇ ਵਾਲ _ਫਬਦੇ _ਸਨ। _ਉਸ ਦੇ ਨੈਣ ਮਾਨੋ 
ਕਟਾਰਾਂ ਬਣੇ ਹੋਏ ਹੋਣ।੨। 

ਬਿਓਮ ਕਲਾ ਨਾਂ ਦੀ ਇਕ ਜੋਬਨਵਤੀ ਰਾਣੀ ਸੀ_ਜੋ ਬਿਰਧ ਰਾਜੇ ਦੇ (ਘਰ) ਪੁੱਤਰ 
(ਨ ਹੋਣ ਕਰ ਕੇ) ਸੜ ਬਲ ਰਹੀ ਸੀ। ਉਸ ਇਸਤਰੀ ਨੇ _ਕੰਕ (ਬ੍ਰਾਹਮਣ) ਨਾਲ ਸੈਯੋਗ 
ਕਰਨਾ ਚਾਹਿਆ ਅਤੇ ਕਪੂਰ ਲਈ ਆਉਂਦੇ ਨੂੰ ਫੜ _ਲਿਆ।੩। 

(ਉਸ) ਔਰਤ ਨੇ ਸ੍ਰੇਸ਼ਠ ਬ੍ਰਾਹਮਣ ਪਤਿ ਬੋਲ ਕਹੇ! ਹੇ ਪਿਆਰੇ! ਤੂੰ ਅਜ ਮੇਰੇ ਨਾਲ 
ਭੋਗ ਕਰ। ਕੰਕ ਨੇ ਉਸ ਦੀ ਕਹੀ ਗੱਲ ਨ ਮੌਨੀ। ਰਾਣੀ ਨੇ (ਉਸ ਨੂੰ) ਜ਼ੋਰ ਨਾਲ ਬਾਂਹਵਾਂ 
ਦੀ ਗਲਵਕੜੀ ਪਾ ਲਈ।੪। 
ਦੰਹਰਾ 


(ਜਦੋਂ ਉਸ ਨੂੰ) ਪਕੜ ਕੇ ਚੁੰਮਣ ਲਗੀ ਤਾਂ (ਉਧਰੋਂ) ਰਾਜਾ ਆ ਗਿਆ। ਤਾਂ ਉਸ 
ਇਸਤਰੀ ਨੇ ਹਿਰਦੇ ਵਿਚ ਬਹੁਤ ਸ਼ਰਮਿੰਦੀ ਹੋ_ ਕੇ ਇਕ ਚਰਿਤ੍ਰ _ਕੀਤਾ।੫। ਹੇ ਮੇਰੇ ਸੂਰਮੇ 
ਰਾਜੇ! ਸੁਣੋ, ਇਸ ਬ੍ਰਾਹਮਣ ਤੇ ਮੈਨੂੰ ਕੁਝ ਸ਼ਕ ਹੋ ਗਿਆ ਹੈ ਕਿ ਇਸ ਨੇ ਕੁਝ ਚੋਰੀ ਖਾਧਾ 
ਹੈ, (ਇਸ ਲਈ ਮੈਂ ਇਸ ਦੇ ਮੂੰਹ ਤੋਂ) ਕਪੂਰ ਨੂੰ ਸੁੰਘ ਰਹੀ _ਹਾਂ।੬। ਸੂਰਮਾ ਨਾਮ ਸੁਣ ਕੇ 


/ਏਥੋਂ ਗੰ ਲਾਰਤ੍ਰੰਘ/#ਆਨ ਦੇ ਤੁੰਆ ਗਾਰੜ੍ਹ ਦੇ ਅੰਤ ਭੂਪ ਸੰਵਾਦ ਦੇ ਸਤਾਣੀਵੈੱ` ਲਾਰੜ੍ਹ ਦੀ ਸਆਪਤੀ 
ਭਾ ਡ੍ਭ_ਹੰ/ _>੭/ ੫8੪6/ ਚਲਦਾ/ 


ਗੁਜਰ ਦਾ ਰੂਪ ਕੋਝਾ ਸੀ, ਪਰ ਉਸ ਦੀ ਇਸਤਰੀ ਸੁੰਦਰ ਸੀ। ਉਹ ਇਸਤਰੀ ਇਕ 
ਰਾਜੇ ਦਾ ਰੂਪ ਵੇਖ ਕੇ ਉਸ ਦੇ (ਪ੍ਰੇਮ ਵਿਚ) ਫਸ ਗਈ।੨। 


ਉਹ ਗੁਜਰ ਇਸਤਰੀ ਨੂੰ ਦੁਖੀ ਰਖਦਾ ਸੀ ਅਤੇ ਰਾਤ ਦਿਨ ਕੌੜੇ _ਥੋਲ ਬੋਲਦਾ ਸੀ। 
ਦੁੱਧ ਵੇਚਣ ਲਈ ਵੀ ਉਸ ਨੂੰ ਜਾਣ ਨਹੀਂ ਦਿੰਦਾ ਸੀ ਅਤੇ (ਉਸ ਦੇ) ਗਹਿਣੇ ਵੀ ਖੋਹ ਕੇ 
ਵੇਚ ਦਿੱਤੇ ਸਨ।੩। 
੭%/ਤਲ 


ਉਸ ਇਸਤਰੀ ਦਾ ਨਾਂ ਸੂਰਛਟ ਸੀ ਅਤੇ ਜਿਸ ਰਾਜੇ ਨਾਲ ਉਸ ਦਾ ਅਧਿਕ ਹਿਤ 
ਸੀ, (ਉਸ ਦਾ ਨਾਂ ) ਛਤ੍ਰ ਕੇਤੁ ਸੀ। ਚੰਦੁਭਗਾ _(ਝੰਨਾ) ਨਦੀ ਦੇ ਕੰਢੇ ਉਹ _ਮਹੀਆਂ 
ਚਰਾਉਂਦੀ _ਸੀ। ਉਥੇ _ਹੀ ਰਾਜਾ ਨਿੱਤ ਇਸ਼ਨਾਨ ਕਰਨ ਲਈ ਆਉਂਦਾ _ਸੀ।੪। 


੧੧੨ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ 
ਗੋਰਸ _ਦੁਹਨ ਤ੍ਰਿਯਹਿ ਤਹ _ਲ੍ਯਾਵੈ। ਸਮੈ ਪਾਇ ਰਾਜਾ ਤਹ _ਜਾਵੈ। 
ਦੁਹਤ ਛੀਰਿ _ਕਟਿਯਾ ਦੁਖ ਦੇਈ। ਤ੍ਰਿਯ ਕਹ _ਭਾਖਿ ਤਾਹਿ ਗਹਿ ਲੇਈ। ੫। 


ਦੰਹਰਾ 
ਜਬ ਵਹੁ ਚੋਵਤ ਭੈਸ ਕੋ ਕਰਿ ਕੈ ਨੀਚਾ ਸੀਸ। 
ਤੁਰਤ ਆਨਿ ਤ੍ਰਿਯ ਕੋ _ਭਜੈ ਬਹੁ ਪੁਰਖਨ ਕੋ ਈਸ। ੬। 
ਭਾਤਿ ਭਾਤਿ ਰਾਜਾ ਭਜੈ ਤਾ ਕਹ ਮੋਦ ਬਢਾਇ। 
ਚਿਮਟਿ ਚਿਮਟਿ ਸੁੰਦਰਿ ਰਮੈ ਲਪਟਿ ਲਪਟਿ ਤ੍ਰਿਯ ਜਾਇ। _੭। 
ਚੋਟ ਲਗੇ _ਮਹਿਖੀ ਕੋਧੈ ਦੁਘਦ ਪਰਤ _ਛਿਤ ਆਇ। 
ਸੰਗ _ਅਹੀਰ _ਅਹੀਰਨੀ ਬੋਲਤ ਕੋਪ _ਬਢਾਇ। _੮। 
੭%7ਤਲ 
ਸੁਨਹੁ _ਅਹੀਰਨ ਬੈਨ ਕਹਾ ਤੁਮ ਕਰਤ ਹੋ। 
ਭੂਮਿ ਗਿਰਾਵਤ ਦੂਧ ਨ ਮੋ ਤੇ ਡਰਤ ਹੋ। 
ਕਹਿਯੋ ਤ੍ਰਿਯਾ _ਪਿਯ _ਸਾਥ _ਬਾਤ ਸੁਨਿ _ਲੀਜਿਯੈ। 
ਹੋਂ _ਕਟੀ ਦੁਖਾਵਤ ਯਾਹਿ _ਪਿਯਨ ਪੈ ਦੀਜਿਯੈ। ੯। 
ਦੰਹਾਰਾ 
ਰਾਵ ਅਹੀਰਨਿ ਦੁਇ ਤਰੁਨ ਭੋਗ ਕਰਹਿ ਸੁਖ ਪਾਇ। 
ਲਪਟਿ _ਲਪਟਿ ਰਾਜਾ _ਰਮੈ ਚਿਮਟਿ ਚਿਮਟਿ ਤ੍ਰਿਯ ਜਾਇ। ੧0। 
ਡੋਲਤ _ਮਹਿਖੀ ਨ ਰਹੈ ਬੋਲ੍ਯੋ ਬਚਨ _ਅਹੀਰ। 
ਕਹਾ _ਕਰਤ ਹੋ ਗ੍ਰਾਰਨੀ ਬ੍ਰਿਥਾ _ਗਵਾਵਤ _ਛੀਰ। _੧੧। 
ਹੋ _ਅਹੀਰ ਮੈ ਕ੍ਯਾ ਕਰੋ __ਕਟਿਯਾ ਮੁਹਿ ਦੁਖ ਦੇਤ। 
ਯਾ ਕਹ ਚੂੰਘਨ _ਦੀਜਿਯੈ _ਦੁਗਧ _ਜਿਯਨ ਕੇ _ਹੇਤ। _੧੨। 
ਅਧਿਕ ਮਾਨਿ ਸੁਖ ਘਰ ਗਯੋ ਰਾਵ ਅਹੀਰ ਨਿਸੰਗ। 
ਯੌ ਕਹਿ ਮੰਤ੍ਰੀ ਨ੍ਰਿਪਤਿ ਪਤਿ ਪੂਰਨ ਕੀਯੋ _ਪ੍ਰਸੰਗ। ੧੩। 
ਭੇਦ ਅਹੀਰ ਨ ਕਛੁ _ਲਹਿਯੋ ਆਯੋ ਅਪਨੇ ਗ੍੍‌ਹ। 
ਰਾਮ ਭਨੈ ਤਿਨ ਤ੍ਰਿਯ ਭਏ ਅਧਿਕ _ਬਢਾਯੋ _ਨੇਹ। _੧੪। ੧। 


#ਤੁ ਨਭਮਆ ਨਤ/ ੨੮/ ੫੪8੬/ %ਫਲੂੰ/ 


ਨੱਰਠਾ 
ਬੰਦਸਾਲ ਕੇ ਮਾਹ ਨ੍ਰਿਪ ਬਰ _ਦਿਯਾ _ਉਠਾਇ _ਸੁਤ। 
ਬਹੁਰੋ ਲਿਯਾ ਬੁਲਾਇ ਭੋਰ ਹੋਤ ਅਪਨੇ ਨਿਕਟਿ । ੧। 


ਚਰਿਤ੍ਰ ਪਾਖਿਆਨ ੧੧੩ 


ਚੱਪਾਣ 

ਦੁੱਧ ਚੋਣ ਲਈ (ਉਹ) ਇਸਤਰੀ _(ਮਹੀਆਂ ਨੂੰ) ਉਥੇ ਲਿਆਉਂਦੀ ਸੀ ਅਤੇ ਮੌਕਾ 
ਤਾੜ ਕੇ ਰਾਜਾ ਵੀ ਉਥੇ ਚਲਾ ਜਾਂਦਾ ਸੀ। ਦੁੱਧ ਚੋਣ ਵੇਲੇ ਕਟੀ ਬਹੁਤ ਤੰਗ ਕਰਦੀ ਸੀ, 
(ਤਦ _ਉਹ ਗੁਜਰ) ਇਸਤਰੀ ਨੂੰ _ਕਟੀ ਪਕੜਨ _ਲਈ _ ਬੁਲਾ _ਲੈਂਦਾ।੫। 
ਦੰਹਰਾ” 

ਜਦੋਂ ਉਹ (ਗੁਜਰ) ਸਿਰ ਨੀਵਾਂ ਕਰ ਕੇ ਮਝ _ਦੀ ਧਾਰ ਕਢਦਾ, ਤਾਂ ਬਹੁਤ ਲੋਕਾਂ ਦਾ 
ਸੁਆਮੀ (ਅਰਥਾਤ! ਰਾਜਾ) ਤੁਰਤ ਪਹੁੰਚ ਕੇ ਇਸਤਰੀ ਨਾਲ _ਸੈਯੋਗ ਕਰਨ _ਲਗਦਾ।੬। 
ਉਸ _ਨਾਲ ਰਾਜਾ _ਪੁਸੰਨਤਾ ਪੂਰਵਕ ਵਖ _ਵਖ _ਢੰਗਾਂ _ਦੀ _ਰਤੀ-ਕ੍ਰੀੜਾ _ਕਰਦਾ। _ਉਹ ਸੁੰਦਰ 
ਇਸਤਰੀ ਵੀ _ਚਿਮਟ _ਚਿਮਟ ਕੇ ਅਤੇ _ਲਿਪਟ _ਲਿਪਟ ਕੇ _ਰਮਣ _ਕਰਦੀ।੭। ਸਟ ਲਗਣ 
ਨਾਲ ਮਝ ਹਿਲਦੀ ਸੀ ਅਤੇ ਦੁੱਧ ਧਰਤੀ ਉਤੇ ਆ ਪੈਂਦਾ ਸੀ। ਤਾਂ ਗੁਜਰ ਗੁਜਰੀ ਨੂੰ ਗੁੱਸੇ 
ਨਾਲ _ਬੋਲਦਾ _ਸੀ।੮। 
੭%/ੜਲ 


ਹੇ ਗੁਜਰੀ! ਮੇਰੀ ਗੱਲ ਸੁਣ, ਤੂੰ ਕੀ ਕਰ ਰਹੀ ਹੈਂ। (ਤੂੰ) ਧਰਤੀ ਉਤੇ ਦੁੱਧ ਡਿਗਣ 
ਦੇ ਰਹੀ ਹੈਂ, (ਤੂੰ) ਮੈਥੋਂ ਡਰਦੀ ਨਹੀਂ। ਇਸਤਰੀ (ਪਤੀ ਨੂੰ) ਕਹਿਣ ਲਗੀ! ਹੇ ! 
(ਮੇਰੀ) ਗੱਲ ਸੁਣ ਲਵੋ। ਇਹ ਕਟੀ (ਮਝ ਨੂੰ) ਤੰਗ ਕਰਦੀ ਹੈ। ਇਸ ਨੂੰ ਵੀ ਪੀਣ ਲਈ 
(ਕੁਝ) ਦੁੱਧ _ਦਿਓ।੯। 


ਦੰਹਰਾ 


ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੈਯੋਗ ਕਰ ਕੇ ਸੁ 
ਹਨ। _ਲਿਪਟ _ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ _ਚਿਮਟ _ਚਿਮਟ 
(ਕੇ ਆਨੰਦ _ਮਾਣਦੀ _ਹੈ)।੧)। ਜਦ ਮਝ _ਹਿਲਣੋ ਨ ਰੁਕੀ ਤਾਂ ਅਹੀਰ ਨੇ ਕਿਹਾ ਹੇ 
ਗਵਾਲਣ! ਕੀ _ਕਰਦੀ ਹੈਂ, (ਕਿਉਂ) ਵਿਅਰਥ _ਵਿਚ ਦੁੱਧ _ਗੰਵਾ ਰਹੀ _ਹੈਂ।੧੧। 


(ਇਸਤਰੀ ਨੇ ਕਿਹਾ) ਹੇ ਗੁਜਰਾ! ਮੈਂ ਕੀ ਕਰਾਂ, ਮੈਨੂੰ (ਮਝ ਦਾ) ਕਟਾ ਬਹੁਤ ਤੰਗ 
ਕਰ ਰਿਹਾ ਹੈ। (ਇਸ ਲਈ) ਇਸ ਨੂੰ ਚੁੰਘਣ ਦੇ, ਦੁੱਧ (ਇਨ੍ਹਾਂ) ਜੀਆਂ ਲਈ ਹੀ ਬਣਿਆ 
ਹੈ।੧੨। ਰਾਜਾ ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਗੁਜਰ ਨਿਸੈਗ ਹੋਕੇ ਘਰਾਂ ਨੂੰ ਚਲੇ ਗਏ। 
ਇਸ ਤਰ੍ਹਾਂ ਮੰਤ੍ਰੀ ਨੇ ਰਾਜਿਆਂ ਦੇ ਰਾਜੇ ਨੂੰ _ਕਥਾ-ਪ੍ਰਸੰਗ ਕਹਿ ਕੇ ਪੂਰਾ _ਕੀਤਾ।੧੩। ਗੁਜਰ 
ਕੋਈ ਭੇਦ ਨ ਸਮਝ ਕੇ ਆਪਣੇ ਘਰ ਆ ਗਿਆ। ਰਾਮ (ਕਵੀ) ਕਹਿੰਦੇ ਹਨ ਕਿ ਉਹ 
ਗੁਜਰ (ਆਪਣੀ) ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲਗ _ਗਿਆ।੧੪। 


/ਏਥੋ ਨੰ ਲਾਰਤ੍ਰੰਘ/ਆਆਨ ਦੇ ਤੁੰਆ ਗਾਹ ਦੇ ਆਹਾ ਭੂਖ ਸੰਵਾਦ ਦੇ ਅਠਾਣੀਵ਼ ਲਾਂ ਦੀ ਸਮਾਪਤ 
ਭ ਲਭ _ਹੰ/ ੨੮/ ੫੫੬/ ਚਲਦਾ/ 
ਡਰਨਾ 
ਸ੍ਰੇਸ਼ਨ ਰਾਜੇ ਨੇ (ਆਪਣੇ) ਪੁੱਤਰ ਨੂੰ ਉਠਾ ਕੇ _ਬੰਦੀਖਾਨੇ ਵਿਚ ਭੇਜ ਦਿੱਤਾ ਅਤੇ 
ਸਵੇਰ ਹੋਣ ਤੇ ਫਿਰ ਆਪਣੇ ਕੋਲ ਬੁਲਾ _ਲਿਆ।੧। 


੧੧੪ ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਦੁਤਿਯਾ ਮੌਤ੍ਰੀ ਬੁਧਿ ਬਰ ਰਾਜ ਰੀਤਿ ਕੀ ਖਾਨਿ। 
ਚਿਤਰ ਸਿੰਘ ਰਾਜਾ ਨਿਕਟ ਕਥਾ _ਬਖਾਨੀ ਆਨਿ। _੨। 
ਚੱਪਣ? 
ਸਰਿਤਾ ਨਿਕਟਿ ਰਾਵ ਇਕ _ਰਹੈ। ਮਦਨ ਕੇਤੁ ਨਾਮਾ ਜਗ _ਕਹੈ। 
ਮਦਨ ਮਤੀ ਤਿਯ ਤਹ ਇਕ ਬਸੀ। ਸੰਗ ਸੁ ਤਵਨ ਰਾਇ ਕੇ ਰਸੀ। ੩। 


ਚੱਪਣਾ 
ਕਬਹੂੰ ਪੈਰਿ ਨਦੀ ਨ੍ਰਿਪ ਜਾਵੈ। ਕਬਹੂੰ ਤਰਿ ਤਾ ਕੋ ਤ੍ਰਿਯ ਆਵੈ। 
ਆਪੁ ਬਿਖੈ ਅਤਿ ਹਿਤ ਉਪਜਾਵੈ। _ਭਾਤਿ ਭਾਤਿ ਸੋ ਭੋਗ _ਕਮਾਵੈ। ੫। 


ਕੋਕ ਸਾਸਤ ਕੀ ਰੀਤਿ ਉਚਰੈ। ਭਾਤਿ ਅਨਿਕ ਰਸਿ ਰਸਿ ਰਤਿ ਕਰੈ। 
ਲਪਟਿ ਲਪਟਿ ਕਰਿ ਕੇਲ ਕਮਾਵੈ। ਵੈਸੇ ਹੀ ਧੈਰਿ ਨਦੀ ਘਰਿ ਆਵੈ। ੬। 


ਐਸੀ ਬਿਧਿ ਦੋਊ ਨਿਤ _ਬਿਹਾਰੈ। ਤਾਪ ਚਿਤ ਕੇ ਸਕਲ ਨਿਵਾਰੈ। 
ਕਾਮ ਕੇਲ ਬਹੁ ਬਿਧਿ ਉਪਜਾਵੈ। ਵੈਸੇ ਹੀ ਪੈਰਿ ਨਦੀ ਘਰ ਆਵੈ। ੭। 


ਦੰਹਾਰਾ 
ਤਰੀ _ਤਰੁਨਿ ਆਵਤ ਹੁਤੀ ਹਿਿਦੈ ਹਰਖ _ਉਪਜਾਇ। 
ਤਬ ਲੋ ਲਹਿਰ ਸਸਮੁੰਦੂ ਸੀ ਨਿਕਟ ਪਹੂਚੀ ਆਇ। ੮। 
ਅਪਨੋ ਸੋ ਬਲ ਕਰਿ _ਥਕੀ ਪਾਰ ਨ ਭਈ _ਬਨਾਇ। 
ਲਹਰਿ ਨਦੀ ਕੀ ਆਇ ਤਹ ਲੈ ਗਈ ਕਹੂੰ _ਬਹਾਇ। ੯। 
ਦੱਖਣ? 
ਬਹਤ _ਬਹਤ _ਕੋਸਨ ਬਹੁ _ਗਈ। _ਲਾਗਤ _ਏਕ ਕਿਨਾਰੇ ਭਈ। 
ਏਕ _ਅਹੀਰ ਦ੍ਰਿਸਟਿ ਤਿਹ ਆਯੋ। _ਹਾਕ ਮਾਰ _ਤ੍ਰਿਯ _ਤਾਹਿ ਬੁਲਾਯੋ। _੧0। 


ਦੰਹਰਾ 
ਹੈ ਅਹੀਰ ਹੋ ਜਾਤ ਹੋ _ਬਹਤ ਨਦੀ ਕੇ ਮਾਹਿ। 
ਜੋ ਹਯਾ ਤੇ ਕਾਢੈ ਮੁਝੈ ਵਹੈ ਹਮਾਰੋ _ਨਾਹਿ। _੧੧। 


ਚਰਿਤ੍ਰ ਪਾਖਿਆਨ ੧੧੫ 


ਦੰਹਰਾ 

ਦੂਜੇ ਮੰਤ੍ਰੀ ਨੇ, ਜੋ ਬਹੁਤ ਬੁੱਧੀਮਾਨ ਅਤੇ ਰਾਜਨੀਤੀ ਦੀ ਖਾਣ ਸੀ, ਚਿਤ੍ਰ ਸਿੰਘ ਰਾਜੇ 
ਕੋਲ ਆ ਕੇ ਕਥਾ ਸੁਣਾਈ।੨। 
ਜੱਪਣਾ 

ਇਕ ਰਾਜਾ ਨਦੀ ਦੇ ਨੇੜੇ ਰਹਿੰਦਾ ਸੀ। ਉਸ ਦਾ ਮਦਨ ਕੇਤੁ ਨਾਂ ਜਗਤ ਵਿਚ 
ਪ੍ਰਸਿੱਧ ਸੀ। ਉਥੇ ਇਕ ਮਦਨ ਮਤੀ ਨਾਂ ਦੀ ਇਸਤਰੀ ਰਹਿੰਦੀ ਸੀ, ਜੋ ਰਾਜੇ ਦੇ ਪ੍ਰੇਮ ਵਿਚ 
ਲੀਨ _ਸੀ।੩। 
ਦੰਹਰਾ 

ਰਾਜਾ (ਮਹੱਲ ਤੋਂ) ਉਠ ਕੇ ਅਤੇ ਨਦੀ ਤਰ ਕੇ _ਪਰਲੇ ਪਾਸੇ ਉਸ ਪਾਸ ਜਾਂਦਾ ਸੀ। 


ਕਦੇ ਰਾਜਾ ਨਦੀ ਤਰ ਕੇ (ਉਸ ਕੋਲ) ਜਾਂਦਾ ਸੀ ਅਤੇ ਕਦੇ ਇਸਤਰੀ ਨਦੀ 
(ਉਸ ਪਾਸ) ਆਉਂਦੀ _ਸੀ। _ਉਹ ਆਪਣੇ ਅੰਦਰ _(ਰਾਜੇ ਲਈ) ਬਹੁਤ ਹਿਤ ਪੈਦਾ 
ਸੀ ਅਤੇ ਭਾਂਤ ਭਾਂਤ _ਦੀ _ਰਤੀ-ਕ੍ਰੀੜਾ ਕਰਦੀ _ਸੀ।੫। 

(ਉਹ) ਕੋਕ ਸ਼ਾਸਤਰ ਦੀ ਰੀਤ ਦਸਦੀ ਸੀ ਅਤੇ ਅਨੇਕ ਪ੍ਰਕਾਰ ਦੀ 
ਮੌਜ ਨਾਲ _ਕਰਦੀ _ਸੀ। _ਉਹ _ਲਿਪਟ _ਲਿਪਟ ਕੇ _ਕਾਮ-ਕੇਲ ਕਰਦੀ ਸੀ 
ਨਦੀ ਤਰ ਕੇ ਘਰ ਆ ਜਾਂਦੀ ਸੀ।੬। 

ਇਸ ਤਰ੍ਹਾਂ ਦੋਵੇਂ ਨਿਤ _ਰਮਣ ਕਰਦੇ ਸਨ ਅਤੇ ਮਨ ਦੀਆਂ _ਸਾਰੀਆਂ _ਤਲਖ਼ੀਆਂ ਦੂਰ 
ਕਰ ਦਿੰਦੇ _ਸਨ। _ਕਾਮ-ਕੇਲ ਕਈ ਢੰਗਾਂ _ਨਾਲ _ਧੈਦਾ _ਕਰਦੇ ਸਨ ਅਤੇ ਉਸੇ ਤਰ੍ਹਾਂ ਨਦੀ 
ਪਾਰ _ਕਰ ਕੇ ਘਰ ਆ ਜਾਂਦੇ ਸਨ।੭। 
ਦੰਹਰਾ” 

(ਇਕ ਦਿਨ ਉਹ) ਇਸਤਰੀ ਮਨ ਵਿਚ ਆਨੰਦਿਤ ਹੋ ਕੇ ਤਰਦੀ ਆ ਰਹੀ _ਸੀ। ਤਦੋਂ 
ਸਮੁੰਦਰ ਦੀ ਲਹਿਰ ਵਰਗੀ (ਨਦੀ ਦੀ ਇਕ ਲਹਿਰ) ਉਸ ਕੋਲ ਆ ਪਹੁੰਚੀ।੮। (ਉਹ) 
ਆਪਣਾ ਟਿਲ ਲਾ ਚੁਕੀ, ਪਰ ਪਾਰ ਨ ਹੋ ਸਕੀ। ਨਦੀ ਦੀ ਲਹਿਰ ਉਸ ਨੂੰ ਕਿਸੇ ਪਾਸੇ ਰੋੜ੍ਹ 
ਕੇ ਲੈ ਗਈ।੯। 
ਚੱਪਾਣ 

ਉਹ ਕਈ ਕੋਹਾਂ ਤਕ ਰੁੜ੍ਹਦੀ ਗਈ ਅਤੇ (ਕਿਤੇ ਦੂਰ ਜਾ ਕੇ) ਇਕ ਕੰਢੇ ਨਾਲ ਜਾ 
ਲਗੀ। _ਉਸ ਨੂੰ ਇਕ ਗੁਜਰ ਨਜ਼ਰੀਂ ਪਿਆ। ਉਸ ਨੂੰ ਇਸਤਰੀ ਨੇ ਆਵਾਜ਼ _ਮਾਰ ਕੇ 
(ਆਪਣੇ ਕੋਲ) ਬੁਲਾਇਆ।੧0। 
ਦੰਹਰਾ” 

ਹੇ ਗੁਜਰ! ਮੈਂ ਨਦੀ ਵਿਚ ਰੁੜ੍ਹਦੀ ਜਾ ਰਹੀ ਹਾਂ। ਜੋ ਮੈਨੂੰ ਇਥੋਂ _ਕਢੇਗਾ, ਉਹੀ ਮੇਰਾ 
ਪਤੀ ਹੋਂਵੇਗਾ।੧੧। 


੧੧੬ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣ? 
ਧਾਵਤ ਸੁਨਿ _ਅਹੀਰ ਬਚ _ਆਯੋ। _ਐਚਿ ਤ੍ਰਿਯਾ ਕਹ ਤੀਰ _ਲਗਾਯੋ। 
ਬਹੁਰਿ ਭੋਗ ਤਿਹ ਸੌ ਤਿਨ ਕਰਿਯੋ। ਘਰ ਲੈ ਜਾਇ ਘਰਨਿ ਤਿਹ ਕਰਿਯੋ। _੧੨। 


ਦੰਹਰਾ 
ਪ੍ਰਾਨ _ਬਚਾਯੋ _ਆਪਨੋ _ਰਤਿ _ਅਹੀਰ ਸੌ ਠਾਨਿ। 
ਬਹੁਰ ਰਾਵ ਕੀ ਰੁਚਿ ਬਢੀ ਅਧਿਕ ਤਰੁਨਿ ਕੀ ਆਨ। ੧੩। 
ਚੱਪਣ? 
ਸੁਨੁ ਅਹੀਰ ਮੈ ਤ੍ਰਿਯਾ _ਤਿਹਾਰੀ। ਤੁਮ ਪ੍ਯਾਰੋ ਮੁਹਿ ਮੈ _ਤੁਹਿ ਪ੍ਯਾਰੀ। 
ਰਾਇ ਨਗਰ ਮੈ ਨਹਿਨ ਨਿਹਾਰੋ। _ਤਿਹ ਦੇਖਨ ਕਹ _ਹਿਯਾ __ਹਮਾਰੋ। _੧੪। 


ਦੰਹਾਰਾ 

ਚਲਹੁ _ਅਥੈ ਉਠਿ ਕੈ ਦੋਊ ਤਵਨ ਨਗਰ ਮੈ _ਜਾਇ। 

ਭਾਤਿ ਭਾਤਿ ਕੇ ਸੁਖ ਕਰੈ ਹਿਹਿਦੈ ਹਰਖ ਉਪਜਾਇ। _੧੫। 

ਤਵਨ ਨਗਰ ਆਵਤ ਭਈ ਲੈ ਗੂਜਰ ਕੋ _ਸਾਥ। 

ਤਿਵਹੀ ਤਰਿ ਭੇਟਤ ਭਈ ਉਹੀ ਨ੍ਰਿਪਤਿ ਕੇ _ਸਾਥ। _੧੬। 
ਚੱਪਲ? 

ਤੈਸਿਯ ਭਾਤਿ ਨਦੀ ਤਰਿ ਗਈ। _ਵੈਸਿਯ ਭੇਟ ਨ੍ਰਿਪਤਿ ਸੌ ਭਈ। 

ਭੂਪ _ਕਹਿਯੋ ਬਹੁਤੇ ਦਿਨ ਆਈ। _ਆਜੁ _ਹਮਾਰੀ ਸੇਜ _ਸੁਹਾਈ। _੧੭। 
ਦੰਹਰਾ 

ਸੁਨੁ ਰਾਜਾ ਤੁਮ ਬਿਨੁ ਅਧਿਕ ਤ੍ਰਿਯ ਪਾਯੋ ਤਨ ਦੁਖ੍ਯ। 

ਤੁਮ ਹਮ ਪੈ ਕੋਊ ਨ ਪਠਿਯੋ ਪੂਛਨ ਕੁਸਲ ਮਨੁਖ੍ਯ। _੧੮। 
ਦੱਖਣ? 

ਜਬ _ਤ੍ਰਿਯ ਅਧਿਕ ਦੁਖ੍ਯ _ਤਨ ਪਾਯੋ। ਪ੍ਰਾਨਾਕੁਲ ਹਮ ਕੂਕ ਸੁਨਾਯੋ। 

ਜੋ ਯਾ ਦੁਖ ਤੇ ਬੈਦ ਉਸਾਰੈ। ਸੋ ਹਮਰੋ ਹ੍ਹੈ ਨਾਥ ਬਿਹਾਰੈ। ੧੯। 
ਦੰਹਾਰਾ 

ਇਕ ਅਹੀਰ ਉਪਚਾਰ _ਕਰਿ_ਮੋ ਕੌ _ਲਿਯੋ ਉਬਾਰਿ। 

ਅਬ ਮੋ ਸੌ ਐਸੇ ਕਹਤ ਹੋਹਿ ਹਮਾਰੀ ਨਾਰਿ। ੨0। 
ਚੱਪਣ? 

ਦੁਖਿਤ ਹੋਇ ਤੁਹਿ ਮੈ ਯੋ ਕਹੀ। ਮੋ ਕਰ ਤੇ ਬਤਿਯਾ ਅਬ ਰਹੀ। 


੨ 


ਕਹੁ ਰਾਜਾ ਮੋ ਕਹ ਕਾ ਕਰਿਯੈ। ਤੋ ਸੌ ਛਾਡਿ ਰੰਕ ਕਹ ਬਰਿਯੈ। ੨੧। 


ਚਰਿਤ੍ਰ ਪਾਖਿਆਨ ੧੧੭ 


ਚੱਪਾਣ 

(ਇਹ) ਬੋਲ ਸੁਣ ਕੇ ਗੁਜਰ ਭਜਦਾ ਆਇਆ ਅਤੇ ਇਸਤਰੀ ਨੂੰ ਖਿਚ 
ਆਇਆ। ਫਿਰ ਉਸ ਨੇ ਉਸ ਨਾਲ ਸੈਯੋਗ ਕੀਤਾ ਅਤੇ ਘਰ ਲੈ ਜਾ ਕੇ 
ਵਾਲੀ ਬਣਾ ਲਿਆ।੧੨। 


ਦੰਹਰਾ 

ਗੁਜਰ _ਨਾਲ _ਰਤੀ-ਕ੍ਰੀੜਾ ਕਰ _ਕੇ (ਇਸਤਰੀ ਨੇ) ਆਪਣੇ _ਪ੍ਹਾਣਾਂ ਨੂੰ ਬਚਾ _ਲਿਆ। 
ਪਰ ਉਸ ਇਸਤਰੀ ਦੇ ਮਨ ਵਿਚ ਫਿਰ ਰਾਜੇ ਨੂੰ (ਮਿਲਣ ਦੀ) ਰੁਚੀ ਆ ਵਧੀ।੧੩। 
ਦੱਖਣ? 


ਵਧਾ ਕੇ ਤਰ੍ਹਾਂ ਤਰ੍ਹਾਂ ਦੇ ਸੁਖ _ਮਨਾਉਂਦੇ ਹਾਂ।੧੫। 

(ਉਹ ਇਸਤਰੀ) ਗੁਜਰ ਨੂੰ ਨਾਲ ਲੈ ਕੇ ਉਸ ਨਗਰ ਵਿਚ ਆ ਗਈ, ਜਿਸ ਤਰ੍ਹਾਂ 
ਉਹ ਰਾਜੇ ਨੂੰ ਮਿਲਣ ਲਈ (ਨਦੀ) ਤਰ ਕੇ ਆਉਂਦੀ _ਸੀ।੧੬। 
ਦੱਖਣ? 

ਉਸੇ ਤਰ੍ਹਾਂ ਉਹ ਨਦੀ ਤਰ ਕੇ ਗਈ ਅਤੇ ਉਵੇਂ ਹੀ ਰਾਜੇ _ ਨੂੰ ਮਿਲੀ। ਰਾਜੇ ਨੇ ਕਿਹਾ 
ਕਿ ਬਹੁਤ ਦਿਨਾਂ ਬਾਦ ਆਈ ਹੈਂ, ਅਜ ਮੇਰੀ ਸੇਜ ਸੁਹਾਵਣੀ ਹੋਈ ਹੈ।੧੭। 
ਦੰਹਾਰਾ 

ਹੇ ਰਾਜਨ! ਸੁਣੋ, ਤੇਰੇ ਬਿਨਾ ਮੈਂ ਬਹੁਤ ਹੀ ਸ਼ਰੀਰਕ ਦੁਖ ਪਾਇਆ ਹੈ। ਪਰ ਤੁਸੀਂ 
ਮੇਰੀ ਸੁਖ _ਸਾਂਦ ਪੁਛਣ ਲਈ ਕੋਈ ਬੰਦਾ ਨਹੀਂ _ਭੇਜਿਆ।੧੮। 
ਦੱਖਣ? 

ਜਦ 'ਤ੍ਰਿਯ” (ਭਾਵ! ਮੇਰੇ) ਸ਼ਰੀਰ ਨੇ ਬਹੁਤ ਦੁਖ ਪਾਇਆ ਤਾਂ ਪ੍ਰਾਣਾਂ ਲਈ ਵਿਆਕੁਲ 
ਹੋ ਕੇ ਮੈਂ ਬਹੁਤ ਕੁਰਲਾਈ ਕਿ ਜੋ _ਬੈਦ (ਵਿਅਕਤੀ) ਮੈਨੂੰ ਇਸ ਦੁਖ ਤੋਂ ਬਚਾਏਗਾ, ਉਹ 
ਮੇਰਾ ਸੁਆਮੀ ਬਣ ਕੇ ਰਮਣ _ਕਰੇਗਾ।੧੯। 
ਦੰਹਰਾ 

ਇਕ ਗੁਜਰ ਨੇ ਉਪਾ ਕਰ ਕੇ ਮੈਨੂੰ ਬਚਾ ਲਿਆ। ਹੁਣ ਮੈਨੂੰ ਇੰਜ ਕਹਿੰਦਾ ਹੈ ਕਿ 
ਮੇਰੀ ਪਤਨੀ _ਬਣ _ਜਾ।੨0। 
ਦੱਖਣ? 

ਦੁਖੀ ਹੋ ਕੇ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਹੁਣ ਮੇਰੇ ਗੌਲ 
ਰਹੀ। ਹੇ ਰਾਜਨ! ਮੈਨੂੰ ਦਸੋ ਕਿ ਕੀ ਕਰਾਂ। ਤੁਹਾਡੇ ਵਰਗੇ ਨੂੰ ਛਡ ਕੇ 
ਲਵਾਂ।੨੧। 


ਮੇਰੇ ਹੱਥ ਵਿਚ ਨਹੀਂ 
ਇਸ ਕੈਗਲੇ ਨੂੰ ਵਰ 


੧੧੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਸੁਨਤ ਬਚਨ _ਤਾ ਕੋ ਨ੍ਰਿਪਤ ਲਯੋ _ਅਹੀਰ _ਬੁਲਾਇ। 
ਤੁਰਤ ਬਾਧਿ ਤਾ ਕੋ _ਦਿਯਾ ਸਰਿਤਾ ਬਿਖੈ ਬਹਾਇ। ੨੨। 
ਪ੍ਰਾਨ ਉਬਾਰਿਯੋ ਸੁਖ ਦੀਆ ਜਮ ਤੇ ਲੀਆ _ਬਚਾਇ। 
ਨ੍ਹਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤੁ ਦਿਖਾਇ। ੨੩। ੧। 


ਮਤੁ ਭਨ ਸਤ) ੨੯/ ੫੭੭/ #ਫਲੰ/ 


ਚੱਪਣਾ 
ਚਿਤ੍ਰ ਸਿੰਘ ਮੌਤ੍ਰੀ ਸੌ _ਕਹੀ। ਹਮ ਤੇ ਸਕਲ ਕੁਕ੍ਰਿਯਾ ਰਹੀ। 
ਤੁਮ ਜੋ ਹਮ ਸੌ ਬਚਨ ਉਚਾਰੇ। ਜਾਨੁਕ ਸੁਧਾ ਸੁਵਨ ਭਰਿ ਡਾਰੇ। ੧। 


ਦੰਹਾਰਾ 
ਮਨ ਕ੍ਰਮ ਬਚ ਕਰਿ ਮੌਤ੍ਰਿ ਬਰਿ ਇਹੈ ਬਚਨ ਮੁਰ ਤੋਹਿ। 
ਜੋ ਕਛੁ ਚਰਿਤ ਇਸਤ੍ਰਿਨ ਕਰੇ ਸੁ ਕਛੁ ਕਹੋ ਸਭ ਮੋਹਿ। ੨। 
ਏਕ ਰਾਵ _ਕਾਨੋ ਹੁਤੋ ਤਾਹਿ ਕੁਕ੍ਰਿਯਾ ਨਾਰ। 
ਰਮੀ ਜਾਰ ਸੌ ਰਾਇ ਕੀ ਆਖ ਅੰਬੀਰਹ ਡਾਰਿ। ੩। 


ਚੱਪਲਾਂ 


ਜਬਹੀ ਮਾਸ _ਫਾਗੁ _ਕੋ__ਆਯੋ। ਨਰ _ਨਾਰਿਨ ਆਨੰਦ _ਬਢਾਯੋ। 
ਘਰ _ਘਰ ਹੋਤ _ਕੁਲਾਹਲ _ਭਾਰੀ। _ਗਾਵਤ ਗੀਤ _ਬਜਾਵਤ _ਤਾਰੀ। _੪। 


ਚਾਚਰ ਮਤੀ ਨਾਮ ਤ੍ਰਿਯ ਤਾ ਕੌ। ਅਤਿ ਸੁੰਦਰ ਬਿਧ ਬਪੁ ਕਿਯ ਵਾ ਕੋ। 
ਮਾਨੀ ਸੈਨ ਨ੍ਰਿਪਤ ਕੋ _ਨਾਮਾ। ਚਾਚਰ ਮਤੀ ਜਵਨ ਕੀ _ਬਾਮਾ। ੫। 


ਰੂਪਵੰਤ ਨਟ ਤਵਨ _ਨਿਹਾਰਿਯੋ। _ਮਦਨ _ਤਬੈ _ਤਨ _ਬਿਸਿਖ ਪ੍ਰਹਾਰਿਯੋ। 
ਮਨ ਕਮ ਬਚ _ਕਰਿ ਕੈ ਬਸਿ ਭਈ। ਜਾਨੁਕ ਦਾਸ ਮੋਲ ਕੀ ਲਈ। ੬। 


ਦੰਹਰਾ 
ਘਰ ਘਰ _ਚਾਚਰਿ _ਖੇਲਹੀ ਘਰ _ਘਰ _ਗੈਯਹਿ _ਗੀਤ। 
ਘਰ ਘਰ ਹੋਤ ਮ੍ਰਦਿੰਗ ਧੁਨ ਘਰ ਘਰ _ਨਚਤ _ਸੰਗੀਤ। _੭। 
ਤਿਹ _ਠਾ ਏਕ ਪੂਬੀਨ ਨਟ ਸਭ _ਨਟੂਅਨ ਕੋ _ਰਾਇ। 
ਮਦਨ _ਛਪਾਏ _ਕਾਢੀਐ ਮਦਨ ਕਿ _ਨਵਰੰਗ _ਰਾਇ। ੮। 


ਚਰਿਤ੍ਰ ਪਾਖਿਆਨ ੧੧੯ 


ਦੰਹਰਾ 

ਰਾਜੇ ਨੇ ਉਸ ਦੇ ਬੋਲ ਸੁਣ ਕੇ ਗੁਜਰ ਨੂੰ ਬੁਲਾਇਆ ਅਤੇ ਉਸ ਨੂੰ ਬੰਨ੍ਹ ਕੇ ਨਦੀ 
ਵਿਚ ਰੁੜ੍ਹਵਾ ਦਿੱਤਾ।੨੨। (ਗੁਜਰ ਨੇ _ਉਸ ਇਸਤਰੀ ਦੇ) ਪ੍ਰਾਣ ਬਚਾਏ, ਸੁਖ ਦਿੱਤਾ ਅਤੇ 
ਯਮਰਾਜ ਤੋ ਬਚਾ _ਲਿਆ। ਪਰ ਰਾਜੇ ਦੇ ਪਿਆਰ ਲਈ (ਉਸ ਇਸਤਰੀ ਨੇ) ਅਜਿਹਾ 
ਚਰਿਤੁ _ਵਿਖਾ ਕੇ ਉਸ (ਗੁਜਰ) ਨੂੰ ਮਰਵਾ _ਦਿੱਤਾ।੨੩। 


/ਏਲੇ ਨੀ ਲਾਰੇਤੂੰਪ/ੰਠਆਨ ਦੇ ਤੂਆ ਯਾਠੈਤੂ ਦੇ ਮਰ ਡੂਪ ਸੰਵਾਦ ਦੇ ਨਗਦ ਗੰਠਤੂ ਦੀ ਸਪਤ 
ਭ ਲਭ _ਹੰ/ ੨੯੪ ੫੭੭/ ਜਲਦਾ/ 


ਵਿਚ ਅੰਮ੍ਰਿਤ ਭਰ _ਦਿੱਤਾ _ਹੋਵੇ।੧। 
ਦੰਹਰਾ” 

ਹੇ ਮਨ, ਬਚਨ ਅਤੇ ਕਰਮ ਕਰ ਕੇ _ਚੌਗੇ ਵਜ਼ੀਰ! ਮੇਰੀ ਤੈਨੂੰ ਇਹੀ ਬੇਨਤੀ ਹੈ ਕਿ 

ਕੁ ਹਨ ਸਾਰੇ ਦਸ _ਦਿਓ। ੨। (ਮੰਤ੍ਰੀ 
ਨੇ _ਕਿਹਾ-) ਇਕ _ਕਾਣਾ ਰਾਜਾ ਹੁੰਦਾ ਸੀ ਅਤੇ ਉਸ ਮਾੜੇ ਆਚਰਨ ਵਾਲੀ ਇਸਤਰੀ 
ਸੀ। ਉਸ ਨੇ ਰਾਜੇ ਦੀਆਂ ਅੱਖਾਂ ਵਿਚ _ਗੁਲਾਲ ਪਾ ਕੇ ਯਾਰ ਨਾਲ _ਰਮਣ ਕੀਤਾ _ਸੀ।੩। 
ਚੱਪਾਣ 

ਜਦੋਂ ਫਗਣ ਦਾ ਮਹੀਨਾ ਆਇਆ ਤਾਂ ਮਰਦਾਂ ਅਤੇ ਔਰਤਾਂ ਨੇ (ਆਪਣੇ ਮਨ ਵਿਚ) 
ਆਨੰਦ _ਵਧਾਇਆ। _ਘਰ _ਘਰ _ਵਿਚ ਖ਼ੂਬ ਰੌਲਾ ਪੈਣ ਲਗਾ ਅਤੇ (ਲੋਕੀਂ) ਤਾੜੀਆਂ ਵਜਾ 
ਕੇ ਗੀਤ ਗਾਉਣ _ਲਗੇ।੪। 

ਉਸ ਦੀ ਇਸਤਰੀ ਦਾ ਨਾਂ ਚਾਚਰ _ਮਤੀ _ਸੀ। ਉਸ ਦਾ ਸ਼ਰੀਰ ਵਿਧਾਤਾ ਨੇ ਬਹੁਤ 
ਸੁੰਦਰ ਬਣਾਇਆ _ਸੀ। ਰਾਜੇ ਦਾ ਨਾਂ ਮਾਨੀ ਸੈਨ ਸੀ ਜਿਸ ਦੀ ਚਾਚਰ _ਮਤੀ ਇਸਤਰੀ 
ਸੀ।੫। 

ਉਸ ਨੇ ਇਕ ਰੂਪਵਾਨ ਨਟ ਨੂੰ ਵੇਖਿਆ। ਤਦੋਂ ਕਾਮ ਦੇਵ ਨੇ ਉਸ ਨੂੰ ਬਾਣ ਮਾਰਿਆ। 
(ਉਹ) ਮਨ, ਬਚਨ ਅਤੇ ਕਰਮ ਕਰ ਕੇ (ਉਸ ਦੇ) ਵਸ ਵਿਚ ਹੋ ਗਈ, ਮਾਨੋ ਮੁਲ ਲਈ 
ਹੋਈ ਦਾਸੀ ਹੋਵੇ।੬। 
ਦੰਹਰਾ” 

ਘਰ ਘਰ ਵਿਚ _ਫਾਗ (ਹੋਲੀ) ਖੇਡੀ ਜਾ ਰਹੀ 
ਜਾ ਰਹੇ ਸਨ। ਘਰ ਘਰ ਵਿਚ ਮਿਰਿਦੰਗ ਦੀ ਧੁਨ ਹੋ 
ਉਤੇ ਨਾਚ ਹੋ ਰਿਹਾ ਸੀ।੭। ਉਥੇ ਇਕ ਪੁਰਬੀਨ ਨਟ 
(ਭਾਵ] ਸ਼ਿਰੋਮਣੀ ਸੀ)। _ਮਦਨ ਨੂੰ _ਲੁਕਾਓ (ਅਤੇ ਉਸ ਨੂੰ) ਕਢ ਲਵੋ (ਇਸ ਤਰ੍ਹਾਂ ਦਾ 


ਮਾਨੋ ਕਾਮ ਦੇਵ ਦਾ ਹੀ ਸਰੂਪ ਸੀ)। (ਉਸ ਦਾ ਨਾਂ) ਨਵਰੰਗ ਰਾਇ ਸੀ।੮। 


ਸੀ 
ਰਹੀ 
ਵੀ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਲਾਂ 


ਚਾਚਰ ਪਰੀ ਨਗਰ ਮੈ _ਭਾਰੀ। ਗਾਵਤ ਗੀਤ ਸਭੈ ਨਰ _ਨਾਰੀ। 
ਨਵਲਾਸਿਨ _ਹਾਥਨ _ਲਹਕਾਵੈ। _ਚਤੁਰਨ ਕੇ _ਚਤੁਰਾ ਤਨ ਲਾਵੈ। ੯। 


ਦੰਹਾਰਾ 
ਘਰ ਘਰ _ਚਾਚਰ _ਗਾਵਹੀ ਘਰ _ਘਰ _ਬਜਤ ਮ੍ਰਿਦੰਗ। 
ਹਰਿ _ਦਰ ਰਾਗ _ਅਲਾਪਿਯਤ ਘਰ ਘਰ _ਬਜਤ _ਮੁਚੰਗ। _੧0। 
ਘਰ _ਘਰ ਅਬਲਾ _ਗਾਵਹੀ ਮਿਲਿ _ਮਿਲਿ ਗੀਤ _ਬਚਿਤੂ। 
ਮੁਰਲੀ ਮੁਰਜ ਮਿਿਦੰਗ ਧੁਨ ਜਹ _ਤਹ _ਬਜਤ _ਬਜਿਤ੍ਰ। _੧੧। 


ਚੱਪਲਾਂ 


ਨਰ _ਨਾਰਿਨ _ਮਿਲ _ਖੇਲ _ਰਚਾਯੋ। _ਫੂਲ _ਪਾਨ _ਕੈਫਾਨ ਮੰਗਾਯੋ। 
ਦੁਹੂੰ ਓਰ _ਨਵਲਾਸਿਨ ਮਾਰੈ। ਮਧੁਰ ਮਧੁਰ ਧੁਨਿ _ਗੀਤ _ਉਚਾਰੈ। _੧੨। 


ਦੰਹਰਾ 
ਛੈਲ _ਛਬੀਲੀ ਖੇਲ ਹੀ ਨਰ _ਨਾਰਿਨ ਕੀ _ਭੀਰ। 
ਜਿਤ ਜਿਤ ਦ੍ਰਿਸਟ _ਪਸਾਰਿਯੈ _ਤਿਤਹਿ _ਕਿਸਰਿਯਾ _ਚੀਰ। _੧੩। 
ਘਰ ਘਰ _ਚਾਚਰ _ਖੇਲੀਯਹਿ ਹਸਿ _ਹਸਿ _ਗੈਯਹਿ _ਗੀਤ। 
ਘਰ ਘਰ ਹੋਤ ਮਿਿਦੰਗ ਧੁਨਿ ਘਰ ਘਰ _ਨਚਤ _ਸੰਗੀਤ। _੧੪। 
ਨਿਰਖਿ ਰੂਪ ਤਾ ਕੋ ਸਕਲ ਉਰਝਿ _ਰਹਿਯੋ_ਸੁ_ਕੁਮਾਰ। 
ਰਾਨੀ ਹੂੰ _ਚਟਪਟ ਅਟਕ ਨਟ ਸੋ_ਕਿਯੋ _ਪ੍ਯਾਰ। _੧੫। 


ਖੇਲਤ ਫਾਗੁ ਬਚਿਤ੍ਰ ਗਤਿ ਨਰ ਨਾਰੀ ਸੁਖ _ਪਾਇ। 

ਅਲਤਾ _ਕੀ _ਆਂਧੀ ਚਲੀ ਮਨੁਖ ਨ _ਨਿਰਖ੍ਯੋ _ਜਾਇ। _੧੬। 
ਕੁਮ ਕ੍ਰਮ ਬਜੈ ਬਜੰਤੂ ਬਹੁ ਰੁਨ ਝੁਨ ਮੁਰਲਿ ਮੁਚੰਗ। 

ਝਿਮਿ ਝਿਮਿ ਬਰਸਿਯੋ ਨੇਹ ਰਸ ਦ੍ਰਿਮ ਦ੍ਰਿਮ ਦਯਾ _ਮਿਰਿਦੰਗ। _੧੭। 


ਚੱਪਲਾਂ 


ਅਲਤਾ ਸਾਥ _ਭਯੋ_ਅੰਧਯਾਰੋ। ਦ੍ਰਿਸਟਿ ਪਰਤ ਨਹਿ ਹਾਥ _ਪਸਾਰੋ। 
ਰਾਨੀ ਪਤਿ ਅੰਬੀਰ ਦ੍ਰਿਗ ਪਾਰਾ। ਜਾਨੁਕ ਨ੍ਰਿਪਹਿ ਅੰਧ ਕੈ _ਡਾਰਾ। ੧੮। 


ਦੰਹਰਾ 
ਏਕ ਆਖਿ ਕਾਨਾ ਹੁਤੋ ਦੁਤਿਯੋ ਪਰਾ _ਅੰਬੀਰ। 
ਗਿਰਿਯੋ ਅੰਧ ਜਿਮਿ ਹੈ ਨ੍ਰਿਪਤਿ ਦ੍ਰਿਗ ਜੁਤ ਭਯੋ ਅਸੀਰ। ੧੯। 
ਰਾਨੀ _ਨਵਰੰਗ ਰਾਇ ਕੌ ਤਬ ਹੀ ਲਿਯਾ ਬੁਲਾਇ। 
ਆਲਿੰਗਨ _ਚੁੰਬਨ ਕਰੇ _ਦਿੜ _ਰਤਿ ਕਰੀ ਮਚਾਇ। ੨0। 


ਚਰਿਤ੍ਰ ਪਾਖਿਆਨ ੧੨੧ 


ਜੱਪਣਾ 

ਨਗਰ ਵਿਚ ਹੌਲੀ ਦੀ ਖੇਡ ਦੀ ਧੁੰਮ ਮਚ ਗਈ। ਸਾਰੇ ਨਰ ਨਾਰੀਆਂ ਗੀਤ ਗਾ ਰਹੇ 
ਸਨ। (ਨੌਜਵਾਨ ਇਸਤਰੀਆਂ ਦੇ) ਹੱਥਾਂ _ਵਿਚ ਫੁਲਾਂ ਦੀਆਂ _ਛਟੀਆਂ ਲਟਕ (ਜਾਂ ਚਮਕ) 
ਰਹੀਆਂ _ਹਨ ਅਤੇ _ਚਤੁਰਾਂ ਨੂੰ ਚਤੁਰ ਇਸਤਰੀਆਂ _ਮਾਰ _ਰਹੀਆਂ _ਹਨ।੯। 
ਦੰਹਰਾ 

ਘਰ ਘਰ ਵਿਚ ਹੋਲੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਘਰ ਘਰ ਵਿਚ ਮਿਿਦੰਗ 
ਵਜ ਰਹੇ ਹਨ। ਹਰ ਘਰ ਦੇ ਦੁਆਰ ਉਤੇ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਘਰ ਘਰ 
ਵਿਚ ਮਧੁਰ ਆਵਾਜ਼ ਵਾਲੇ ਵਾਜੇ ਵਜ ਰਹੇ _ਹਨ।੧0। ਘਰ ਘਰ ਵਿਚ ਇਸਤਰੀਆਂ ਮਿਲ 
ਕੇ ਗੀਤ _ਗਾ ਰਹੀਆਂ _ਹਨ। ਮੁਰਲੀ, _ਮੁਰਜ _ਮ੍ਰਿਦੰਗ ਆਦਿ _ਵਾਜਿਆਂ ('ਬਜਿੜ੍”) 
ਦੀ ਸੁੰਦਰ ਧੁਨ ਜਿਥੇ ਕਿਥੇ ਹੋ ਰਹੀ _ਹੈ।੧੧। 
ਜੱ 


ਨਰ ਨਾਰੀਆਂ ਨੇ ਮਿਲ ਕੇ ਖੇਲ ਰਚਾਇਆ ਹੈ ਅਤੇ ਫੁਲ (ਪੋਸਤ ਦੇ ਡੋਡੇ ਜਾਂ ਅਫੀਮ 
ਦਾ ਰਸ), ਪਾਨ ਅਤੇ ਸ਼ਰਾਬ _ਮੰਗਵਾਈ _ਹੈ। ਦੋਹਾਂ ਪਾਸਿਆਂ ਤੋ (ਮੁਟਿਆਰਾਂ) ਛਟੀਆਂ 
ਮਾਰਦੀਆਂ _ਹਨ ਅਤੇ ਮਧੁਰ ਮਧੁਰ ਗੀਤਾਂ ਦਾ ਉਚਾਰਨ ਕਰਦੀਆਂ _ਹਨ।੧੨। 
ਦੰਹਰਾ 

ਸੁੰਦਰ ਮੁਟਿਆਰਾਂ ਦੀ ਖੇਡ _ਵਿਚ ਨਰ ਨਾਰੀਆਂ ਦੀ ਭੀੜ _ਲਗੀ ਹੋਈ _ਸੀ। ਜਿਧਰ 
ਜਿਧਰ _ਵੀ ਨਜ਼ਰ ਮਾਰੀਏ, ਉਧਰ _ਉਧਰ _ਹੀ ਪੀਲੇ ਰੰਗ _ਦੇ ਬਸਤ੍ਰ _ਦਿਸਦੇ ਸਨ।੧੩। _ਘਰ 
ਘਰ ਵਿਚ ਹੋਲੀ ਖੇਡੀ ਜਾ ਰਹੀ ਸੀ ਅਤੇ ਹਸ ਹਸ ਕੇ ਗੀਤ ਗਾਏ ਜਾ ਰਹੇ ਸਨ। ਘਰ 
ਘਰ ਵਿਚ ਮਿਰਿਦੰਗ ਦੀ ਧੁਨ ਹੋ ਰਹੀ ਸੀ ਅਤੇ ਘਰ ਘਰ ਵਿਚ ਸੰਗੀਤ ਉਤੇ ਨਾਚ ਹੋ_ ਰਿਹਾ 
ਸੀ। ੧੪। ਉਸ (ਰਾਣੀ) ਦੇ ਰੂਪ ਨੂੰ ਵੇਖ ਕੇ ਉਹ ਨੌਜਵਾਨ ਉਲਝਿਆ ਪਿਆ ਸੀ। ਰਾਣੀ 
ਵੀ _ਝਟਪਟ ਉਸ ਨਟ ਨਾਲ ਅਟਕ _ਗਈ ਅਤੇ ਪ੍ਰੇਮ ਕਰਨ _ਲਗੀ।੧੫। 

ਵਿਚਿਤ੍ਰ _ਸਰੂਪ ਵਾਲੀ ਹੋਲੀ ਨੂੰ ਖੇਡਦੇ ਹੋਇਆਂ ਨਰ _ਨਾਰੀਆਂ ਬਹੁਤ ਸੁਖ ਪ੍ਰਾਪਤ 
ਕਰ ਰਹੀਆਂ _ਸਨ। ਗੁਲਾਲ ਦੀ ਇਤਨੀ ਹਨੇਰੀ ਚਲੀ ਕਿ ਬੈਦੇ ਵੀ ਦਿਸਦੇ ਨਹੀਂ ਸਨ।੧੬। 
ਹੌਲੀ ਹੌਲੀ ਬਹੁਤ ਵਾਜੇ ਵਜ ਰਹੇ ਸਨ ਅਤੇ ਮੁਰਲੀ ਅਤੇ ਮੁਚੰਗ ਨੇ ਰੁਣ ਝੁਣ ਲਾਈ ਹੋਈ 
ਸੀ। ਪ੍ਰੋਮ ਰਸ ਦੀ ਹੌਲੀ ਹੌਲੀ ਬਰਖਾ ਹੋ ਰਹੀ ਸੀ ਅਤੇ ਦ੍ਰਿਮ ਦ੍ਰਿਮ ਦੀ ਆਵਾਜ਼ ਮਿਦਿੰਗ 
ਦੇ ਰਿਹਾ ਸੀ।੧੭। 
ਚੱਪਣਾ 

ਗੁਲਾਲ (ਦੇ ਸੁਟੇ ਜਾਣ ਕਾਰਨ) ਹਨੇਰਾ ਹੋ__ਗਿਆ _ਸੀ। ਹੱਥ _ਪਸਾਰਿਆਂ ਵੀ ਨਜ਼ਰ 
ਨਹੀਂ ਸੀ _ਆਉਂਦੇ। ਰਾਣੀ ਨੇ ਪਤੀ ਦੀਆਂ ਅੱਖਾਂ ਵਿਚ _ਗੁਲਾਲ ਪਾ ਦਿੱਤਾ, ਮਾਨੋ ਰਾਜੇ 
ਅੰਨ੍ਹਾ ਕਰ ਦਿੱਤਾ ਹੋਵੇ।੧੮। 


0੨੧੨ 


ਦੰਹਰਾ 

(ਰਾਜਾ) ਇਕ ਅੱਖੋਂ _ਕਾਣਾ ਸੀ, ਦੂਜੀ (ਅੱਖ) ਵਿਚ _ਗੁਲਾਲ ਪੈ _ਗਿਆ। ਅੱਖਾਂ ਦਾ 
ਕੈਦੀ ਬਣ ਕੇ ਅੰਨ੍ਹਾ ਹੋਇਆ ਰਾਜਾ ਧਰਤੀ ਉਤੇ _ਡਿਗ _ਪਿਆ।੧੯। ਰਾਣੀ ਨੇ _ਨਵਰੰਗ 
ਰਾਇ ਨੂੰ ਉਸੇ ਵੇਲੇ ਬੁਲਾ ਲਿਆ ਅਤੇ ਛਾਤੀ ਨਾਲ ਲਾ ਕੇ ਅਤੇ ਚੁੰਮ ਕੇ ਚੰਗੀ ਤਰ੍ਹਾਂ _ਕਾਮ- 
ਕ੍ਰੀੜਾ _ਕੀਤੀ।੨0। 


੧੨੨ ਸੀ _ਦਸਮ-ਗ੍ਰੰਥ ਸਾਹਿਬ 


ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ ਦੇਖਨ ਲਗ੍ਯੋ _ਬਨਾਇ। 
ਤਬ ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ _ਉਠਾਇ। _੨੧। ੧। 
/ਈਤਾ ਸੰ ਯਾਰਤ੍ਹ ਪਥ੍ਹਯਾਨੌ /ਤ੍ਰਯਾ ਯਾਰੇਤੂੰ ਮੰਤ ਭੂਪ _ਸੰਝਾਦੇ_ਤੰਲਿਵੇਂ_ਲਾਰੇਤੂ _ਸ਼ਨਪਤਨਾ 
ਮਤੁ ਭਨ ਨ੍ਤ/ ਤ0/ ੫੯੮/ %ਫੰ/ 
ਦੰਹਰਾ 
ਬਹੁਰਿ ਰਾਵ ਐਸੇ ਕਹਾ ਬਿਹਸ ਸੁ ਮੰਤ੍ਰੀ ਸੰਗ। 


੮੮. 


ਚਰਿਤ ਚਤੁਰ ਚਤੁਰਾਨ ਕੇ ਮੋ ਸੌ ਕਹੋ ਪੁਸੰਗ। ੧। 
ਚੱਪਾਣ 


ਏਕ _ਬਨਿਕ _ਕੀ ਬਾਲ _ਬਖਾਨਿਯ। ਅਧਿਕ _ਦਰਬੁ _ਜਿਹ _ਧਾਮ ਪ੍ਰਮਾਨਿਯ। 
ਤਿਨਿਕ ਪੁਰਖ ਸੌ ਹੇਤੁ _ਲਗਾਯੋ। ਭੋਗ ਕਾਜ _ਗਹਿ_ਗ੍ਰੇਹ ਮੰਗਾਯੋ। ੨। 


ਦੰਹਰਾ 
ਮਾਨ _ਮੰਜਰੀ ਸਾਹੁ _ਕੀ _ਬਨਿਤਾ ਸੁੰਦਰ ਦੇਹ। 
ਬਿਦ੍ਯਾਨਿਧਿ ਇਕ ਬਾਲ ਸੌ ਅਧਿਕ _ਬਢਾਯੋ _ਨੇਹ। _੩। 


ਚੱਪਾਣ? 
ਤਬ ਤਾ ਸੌ ਤ੍ਰਿਯ ਬਚਨ ਉਚਾਰੇ। ਆਜੁ ਭਜਹੁ ਮੁਹਿ ਆਨਿ ਪ੍ਯਾਰੇ। 
ਤਿਨ ਵਾ ਤ੍ਰਿਯ ਸੋ ਭੋਗ ਨ ਕਰਿਯੋ। ਰਾਮ ਨਾਮ ਲੈ ਉਰ ਮੈ ਧਰਿਯੋ। ੪। 
ਦੰਹਰਾ” 
ਰਾਮ ਨਾਮ ਲੈ ਉਠਿ ਚਲਾ ਜਾਤ _ਨਿਹਾਰਾ ਨਾਰਿ। 
ਚੋਰ ਚੋਰ ਕਹਿ ਕੈ ਉਠੀ ਅਤਿ ਚਿਤ ਕੋਪ ਬਿਚਾਰ। ੫। 
ਸੁਨਤ ਚੋਰ ਕੋ ਬਚ _ਸੁਵਨ ਲੋਕ ਪਹੁੰਚੈ ਆਇ। 
ਬੰਦਸਾਲ ਭੀਤਰ ਤਿਸੈ _ਤਦਹੀ _ਦਿਯਾ _ਪਠਾਇ। _੬। 
ਤਦ ਲੌ ਤ੍ਰਿਯ ਕੁਟਵਾਰ ਕੇ ਭਈ ਪੁਕਾਰੂ ਜਾਇ। 
ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ। ੭। ੧। 
ਮਤੁ _ਸ਼ਭਮ ਸਤ) _=5/ ੬7੫/ %ਫੰ/ 
ਚੱਪਾਣ? 
ਸੁਨਹੁ ਨ੍ਰਿਪਤਿ ਇਕ ਕਥਾ _ਸੁਨਾਊ। ਤਾ ਤੇ ਤੁਮ ਕਹ ਅਧਿਕ _ਰਿਝਾਊ। 
ਦੇਸ ਪੰਜਾਬ ਏਕ ਬਰ _ਨਾਰੀ। ਚੰਦੂ ਲਈ ਜਾਤੇ ਉਜਿਯਾਰੀ। ੧। 


ਰਸ ਮੰਜਰੀ ਨਾਮ ਤਿਹ ਤ੍ਰਿਯ ਕੋ। _ਨਿਰਖਿ ਪ੍ਰਭਾ ਲਾਗਤ ਸੁਖ ਜਿਯ ਕੋ। 
ਤਾ ਕੋ ਨਾਥ ਬਿਦੇਸ ਸਿਧਾਰੋ। ਤਿਹ ਜਿਯ ਸੋਕ ਤਵਨ ਕੌ ਭਾਰੋ। ੨। 


ਚਰਿਤ੍ਰ ਪਾਖਿਆਨ ੧੨੩ 


ਤਕ ਰਾਜਾ ਅੱਖਾਂ ਪੂੰਝ _ਕੇ _ਵੇਖਣ ਜੋਗਾ ਹੋਇਆ, _ਤਦ ਤਕ _ਰਾਣੀ ਨੇ _ਰਤੀ- 

ਕੇ ਨਟ ਨੂੰ ਉਠਾ ਕੇ (ਭਜਾ ਦਿੱਤਾ)।੨੧। 

ਨੰ ਯਾਠਤੂੰਮ/ਨਆਨ ਦੇ ਤੁੰਆ ਲਾਰੜ੍ਹ ਦੇ ਨੰਤਾੰ ਝੂਪ ਸੰਵਾਦ ਦੇ ਤੀੰਹਵੇ' ਲਾਨਤ੍ ਦੀ ਸਮਾਪਤੀ 
ਭਾ ਲਭ ਹ/ ਤ0/ ੫੯੮/ ਚਲਟਾ/ 


ਜਦ 
ਕੀੜਾ ਕਰ 

/ਏਥੇਂ 
ਦੰਹਰਾ 

ਫਿਰ ਰਾਜੇ ਨੇ ਹਸ ਕੇ ਮੰਤ੍ਰੀ ਨੂੰ ਇਸ ਤਰ੍ਹਾਂ ਕਿਹਾ ਕਿ ਮੈਨੂੰ ਚਤੁਰ ਇਸਤਰੀਆਂ ਦੇ 
ਚਰਿਤੁ-ਪ੍ਰਸੰਗ _ਦਸੋ।੧। 
ਚੱਪਾਣ 

(ਮੰਤ੍ਰੀ ਨੇ ਕਿਹਾ-) ਇਕ _ਬਨੀਏ ਦੀ ਇਸਤਰੀ ਦਸੀਂਦੀ ਸੀ ਜਿਸ ਦੇ ਘਰ ਬਹੁਤ ਧਨ 
ਮੰਨਿਆ ਜਾਂਦਾ ਸੀ। ਉਸ ਨੇ ਇਕ ਪੁਰਖ ਨਾਲ ਪ੍ਰੇਮ ਪਾਲ ਲਿਆ। ਉਸ ਨੂੰ ਭੋਗ ਲਈ ਫੜ 
ਕੇ ਘਰ ਮੰਗਵਾਇਆ।੨। 
ਦੰਹਰ” 

ਉਸ ਸ਼ਾਹੂਕਾਰ ਦੀ ਸੁੰਦਰ ਸ਼ਰੀਰ ਵਾਲੀ ਇਸਤਰੀ ਦਾ ਨਾਮ _ਮਾਨ _ਮੰਜਰੀ _ਸੀ। 
(ਉਸ) ਇਸਤਰੀ ਨੇ _ਬਿਦਿਆਨਿਧੀ ਨਾਂ ਦੇ ਇਕ ਵਿਅਕਤੀ ਨਾਲ ਪ੍ਰੇਮ _ਵਧਾ _ਲਿਆ।੩। 
ਚੱਪਣਾ 

ਤਦ ਉਸ ਇਸਤਰੀ ਨੇ ਉਸ ਨੂੰ ਕਿਹਾ! ਅਜ ਪਿਆਰੇ ਮੇਰੇ ਨਾਲ ਆ ਕੇ ਸੈਯੋਗ 
ਕਰੋ। ਉਸ ਨੇ ਉਸ ਔਰਤ ਨਾਲ ਭੋਗ ਨ ਕੀਤਾ ਅਤੇ ਹਿਰਦੇ ਵਿਚ ਰਾਮ ਨਾਮ ਨੂੰ ਧਾਰ 
'ਦਲਿਆ।੪। 
ਦੰਹਰਾ” 

ਉਹ (ਆਦਮੀ) _ਰਾਮ _ਨਾਮ ਜਪਦਾ ਹੋਇਆ ਉਠ _ਚਲਿਆ। _(ਉਸ ਨੂੰ) ਜਾਂਦਿਆਂ 
ਹੋਇਆਂ ਇਸਤਰੀ ਨੇ ਵੇਖ ਲਿਆ। (ਉਹ ਇਸਤਰੀ) ਮਨ ਵਿਚ ਬਹੁਤ ਕ੍ਰੋਧ ਵਧਾ ਕੇ ਚੋਰ 
ਚੋਰ ਕਹਿਣ ਲਗੀ।੫। 'ਚੋਰ ਚੋਰ” ਦੇ ਸ਼ਬਦ ਕੰਨਾਂ ਨਾਲ ਸੁਣ ਕੇ ਲੋਕੀਂ ਉਥੇ ਪਹੁੰਚ ਗਏ। 
ਉਸ ਨੂੰ ਉਸੇ ਵੇਲ ਬੈਦੀਖਾਨੇ ਵਿਚ _ਭੇਜ _ਦਿੱਤਾ।੬। ਤਦ ਤਕ ਉਸ ਇਸਤਰੀ ਨੇ _ਕੋਤਵਾਲ 
ਕੋਲ ਜਾ ਕੇ ਪੁਕਾਰ ਕੀਤੀ ਅਤੇ ਧਨ ਦੇ ਬਲ ਨਾਲ ਉਸ ਸਾਧ ਨੂੰ ਯਮਲੋਕ ਵਿਚ ਭਿਜਵਾ 
ਦਿੱਤਾ।੭। 

/ਏੋਂ ਲੀ ਗਰਤੁੰਪ/ਆਨ ਦੇ ਤੂੰਆ ਲਾਰੇੜ _ਏ` ਮੰਤ ਭੂਪ ਸੰਵਾਦ ਦੇ /#ਕਤਵ' ਗਾਰੇਤੂ ਲੀ ਮ੫ਤ£ 

ਅਠ ਲਭ ਹੀ? _=5/ &0/ ਚਲਦਾ 

ਚੱਪਾਣ 

ਹੇ ਰਾਜਨ! ਸੁਣੋ, (ਤੁਹਾਨੂੰ) ਇਕ _ਕਥਾ ਸੁਣਾਉਂਦਾ ਹਾਂ ਅਤੇ ਉਸ _ਨਾਲ ਤੁਹਾਡਾ ਮਨ 
ਬਹੁਤ ਪ੍ਰਸੰਨ _ਕਰਦਾ ਹਾਂ। ਪੰਜਾਬ ਦੇਸ ਵਿਚ ਇਕ ਸੁੰਦਰ ਨਾਰੀ ਸੀ, ਜਿਸ ਤੋਂ ਚੰਦੂਮਾ ਨੇ 
ਰੌਸ਼ਨੀ ਲਈ _ਸੀ।੧। 

ਉਸ ਇਸਤਰੀ ਦਾ ਨਾਂ ਰਸ ਮੰਜਰੀ ਸੀ। (ਉਸ ਦੀ) ਸੁੰਦਰਤਾ ਨੂੰ ਵੇਖ ਕੇ ਮਨ ਖ਼ੁਸ਼ 
ਹੁੰਦਾ ਸੀ। (ਇਕ ਵਾਰ) ਉਸ ਦਾ ਪਤੀ ਵਿਦੇਸ਼ ਗਿਆ ਜਿਸ ਦਾ ਉਸ ਦੇ ਮਨ ਵਿਚ ਬਹੁਤ 
ਦੁਖ ਸੀ।੨। 


੧੨੪ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਅਮਿਤ ਦਰਬ ਤਾ ਕੇ ਸਦਨ ਚੋਰਨ ਸੁਨੀ ਸੁਧਾਰਿ। 
ਰੈਨਿ ਪਰੀ ਤਾ ਕੇ ਪਰੇ ਅਮਿਤ ਮਸਾਲੈ ਜਾਰਿ। ੩। 
ਦੱਖਣ? 
ਚੋਰ ਆਵਤ ਅਤਿ ਨਾਰਿ ਨਿਹਾਰੇ। ਐਸ ਭਾਤਿ ਸੋ ਬਚਨ ਉਚਾਰੇ। 
ਸੁਨੁ ਤਸਕਰ ਮੈ ਨਾਰਿ _ਤਿਹਾਰੀ। ਅਪਨੀ ਜਾਨ _ਕਰਹੁ _ਰਖਵਾਰੀ। 
ਦੰਹਰਾ 
ਸਭ ਗ੍ਰਿਹ ਕੋ ਧਨੁ ਤੁਮ ਹਰਹੁ ਹਮਹੂੰ ਸੰਗ ਲੈ ਜਾਹੁ। 
ਭਾਤਿ ਭਾਤਿ ਕੇ ਰੈਨਿ ਦਿਨ ਮੋ ਸੌ ਕੇਲ ਕਮਾਹੁ। ੫। 
ਪ੍ਰਥਮ ਹਮਾਰੇ ਧਾਮ ਕੋ ਭੋਜਨ ਕਰਹੁ _ਬਨਾਇ। 
ਪਾਛੇ ਮੁਹਿ ਲੈ ਜਾਇਯਹੁ ਹ੍ਿਦੈ ਹਰਖ ਉਪਜਾਇ। ੬। 
ਚੱਪਲ? 
ਚੋਰ _ਕਹਿਯੋ _ਤ੍ਰਿਯ ਭਲੀ _ਉਚਾਰੀ। ਅਬ ਨਾਰੀ ਤੈ ਭਈ ਹਮਾਰੀ। 


ਪ੍ਰਥਮ _ਭਛ ਕੈ ਹਮਹਿ ਖਵਾਵਹੁ। _ਤਾ ਪਾਛੇ ਮੁਰਿ ਨਾਰਿ ਕਹਾਵਹੁ। _੭। 


ਦੰਹਾਰਾ 
ਚੌਛਤਾ ਪਰ ਤਬ _ਤਰੂਨਿ _ਚੋਰਨ ਦਿਯੋ _ਚਰਾਇ। 
ਆਪਿ ਕਰਾਹੀ ਚਾਰਿ ਕੈ ਲੀਨੇ ਬਰੇ _ਪਕਾਇ। ੮। 
ਚੱਪਣ? 
ਮਹਲ ਪਰ _ਦਏ ਚੜਾਈ। ਆਪੁ ਮਾਰਿ ਤਾਲੇ ਉਠਿ ਆਈ। 
ਤੇਲ ਕੋ ਭੋਜ ਪਕਾਯੋ। ਅਧਿਕ ਬਿਖੈ ਭੇ ਤਾਹਿ ਮਿਲਾਯੋ। ੯। 
ਦੰਹਰਾ 
ਡਾਰਿ ਮਹੁਰਾ ਭੋਜ ਮੈ _ਚੋਰਨ ਦਯੋ ਖਵਾਇ। 
ਨਿਕਸਿ ਆਪਿ ਆਵਤ ਭਈ ਤਾਲੋ ਦ੍ਰਿੜ ਕਰਿ ਲਾਇ। ੧0। 
ਦੱਖਣ? 
ਹਸਿ ਹਸਿ ਬੈਨ ਚੋਰ ਸੋ ਕਹੈ। ਤਾ ਕੋ ਹਾਥ ਹਾਥ ਸੋ ਗਹੈ। 
ਬਾਤਨ ਸੋ ਤਾ ਕੋ ਬਿਰਮਾਵੈ। ਬੈਠੀ ਆਪਿ ਤੇਲ ਅਵਟਾਵੈ। _੧੧। 


ਚੋਰ 
ਬੈਠਿ 


ਦੰਹਰਾ 
ਤੇਲ ਜਬੈ _ਤਾਤੋ ਭਯੋ ਤਾ ਕੀ ਦ੍ਰਿਸਟਿ ਬਚਾਇ। 
ਡਾਰਿ ਸੀਸ ਤਾ ਕੇ ਦਯੋ ਮਾਰਿਯੋ ਚੋਰ ਜਰਾਇ। ੧੨। 
ਚੋਰ ਰਾਜ ਜਰਿ ਕੈ ਮਰਿਯੋ ਚੋਰ ਮਰਿਯੋ ਬਿਖੁ ਖਾਇ। 
ਪ੍ਰਾਤ ਭਏ ਕੁਟਵਾਰ ਕੇ ਸਭ ਹੀ ਦਏ ਬੰਧਾਇ। ੧੩। ੧। 


#ਤੁ ਨਭ#' .ਤੁ/ =੨/ ੬੧੮/ ਅ%ਫਲੂੰ/ 


ਚਰਿਤ੍ਰ ਪਾਖਿਆਨ ੧੨੫ 


ਉਹ ਦੇ ਘਰ ਬਹੁਤ ਧਨ ਹੈ। ਰਾਤ ਪੈਣ ਤੇ ਉਹ 
ਦੇ ਘਰ ਆ ਪਏ।੩। 

ਜਦ ਚੋਰਾਂ ਨੂੰ ਆਉਂਦਿਆਂ ਇਸਤਰੀ ਨੇ _ਚੰਗੀ ਤਰ੍ਹਾਂ ਵੇਖਿਆ ਤਾਂ ਇਸ ਤਰ੍ਹਾਂ ਕਹਿਣ 
ਲਗੀ[| ਹੇ ਚੋਰੋ! ਮੈਂ ਤੁਹਾਡੀ ਇਸਤਰੀ ਹਾਂ। ਆਪਣੀ ਜਾਣ ਕੇ ਮੇਰੀ ਰਾਖੀ _ਕਰੋਂ।੪। 


ਘਰ ਦਾ ਸਾਰਾ ਧਨ ਤੁਸੀਂ ਹਰ ਲਵੋ ਅਤੇ ਮੈਨੂੰ ਵੀ ਨਾਲ ਲੈ ਜਾਓ ਅਤੇ ਦਿਨ ਰਾਤ 
ਭਾਂਤ ਭਾਂਤ ਦੀ ਮੇਰੇ ਨਾਲ _ਕਾਮ-ਕ੍ਰੀੜਾ _ਕਰੋ।੫। ਪਹਿਲਾਂ ਮੇਰੇ ਘਰ ਵਿਚ _ਚੈਗੀ ਤਰ੍ਹਾਂ ਭੋਜਨ 
ਕਰੋ ਅਤੇ ਪਿਛੋਂ ਹਿਰਦੇ ਵਿਚ ਪ੍ਰਸੰਨ ਹੋਕੇ ਮੈਨੂੰ ਨਾਲ ਲੈ _ਜਾਓ।੬। 


ਦੱਖਣ? 

ਚੋਰਾਂ ਨੇ ਕਿਹਾ ਕਿ ਇਸਤਰੀ ਨੇ ਠੀਕ ਹੀ ਕਿਹਾ ਹੈ। ਹੁਣ ਤੋਂ ਇਹ ਸਾਡੀ ਇਸਤਰੀ 
ਹੋ ਗਈ ਹੈ। ਪਹਿਲਾਂ (ਸਾਨੂੰ) ਭੋਜਨ _ਕਰਾਓ ਅਤੇ ਪਿਛੋਂ _ਸਾਡੀ ਇਸਤਰੀ _ਅਖਵਾਓ।੭। 
ਦੰਹਰਾ 

ਤਦ (ਉਸ) ਇਸਤਰੀ ਨੇ ਚੋਰਾਂ ਨੂੰ _ਚੌਬਾਰੇ ਉਤੇ ਚੜ੍ਹਾ ਦਿੱਤਾ ਅਤੇ ਆਪ _ਕੜਾਹੀ 
ਚੜ੍ਹਾ ਕੇ ਵੜੇ _ਪਕਾ _ਲਏ।੮। 
ਦੱਖਣ? 

ਚੋਰਾਂ ਨੂੰ ਮਹਲ _ਉਤੇ ਚੜ੍ਹਾ ਦਿੱਤਾ ਅਤੇ ਆਪ _ਜੰਦਰਾ ਮਾਰ ਕੇ ਉਨ ਕੇ ਆ ਗਈ। 
ਬੈਠ ਕੇ ਤੇਲ ਵਿਚ ਭੋਜਨ ਤਿਆਰ ਕੀਤਾ ਅਤੇ ਉਸ ਵਿਚ ਬਹੁਤ ਜ਼ਹਿਰ ਮਿਲਾ _ਦਿੱਤੀ।੯। 
ਦੰਹਾਰਾ 
ਲਗਾ ਕੇ ਨਿਕਲ ਆਈ।੧0। ਰ੍‌ 
ਦੱਖਣ? 

ਉਹ ਚੋਰਾਂ ਦੇ (ਨਾਇਕ ਦੇ) ਹੱਥਾਂ ਨੂੰ ਹੱਥਾਂ ਨਾਲ ਪਕੜ ਕੇ ਹਸ ਹਸ ਕੇ ਕਹਿਣ 
ਲਗੀ। _ਉਹ ਗੱਲਾਂ ਨਾਲ ਉਸ ਨੂੰ ਵਰਚਾਉਂਦੀ ਰਹੀ _ਅਤੇ ਆਪ _ਬੈਠੀ ਤੇਲ _ਕਾਹੜਦੀ 
ਰਹੀ।੧੧। 
ਦੰਹਰਾ 

ਜਦ ਤੇਲ ਗਰਮ ਹੋ ਗਿਆ, ਤਾਂ ਉਸ ਦੀ ਦ੍ਰਿਸ਼ਟੀ ਬਚਾ ਕੇ ਉਸ ਦੇ ਸਿਰ ਵਿਚ ਪਾ 
ਦਿੱਤਾ (ਅਤੇ ਇਸ ਤਰ੍ਹਾਂ) ਚੋਰ ਨੂੰ ਸਾੜ ਕੇ ਮਾਰ ਦਿੱਤਾ। ੧੨। ਚੋਰਾਂ ਦਾ ਸਰਦਾਰ ਸੜ ਕੇ 


ਮਰ ਗਿਆ ਅਤੇ (ਬਾਕੀ) ਚੋਰ ਜ਼ਹਿਰ ਖਾ ਕੇ ਮਰ ਗਏ। ਸਵੇਰ ਹੋਣ ਤੇ ਕੋਤਵਾਲ (ਨੂੰ ਦਸ 
ਕੇ) ਸਭ ਨੂੰ ਬੰਨ੍ਹਵਾ _ਦਿੱਤਾ।੧੩। 
/ਟਲੋਂ ਹਾੰ ਲਾਰਤੁੰੱਪ/ੰਨਆਨ ਦੇ ਤੁੰਆ ਯਾਰੇਤੂਹ ਦੇ ਮੰਤ ਭੂਪ ਸੰਵਾਦ ਦੇ ਲਤੀਵੈ ਯਾਰੈਤੂ` ਦੀ ਸਮਘਤਨ 
ਭ ਡ੍ਭ ਹੰ/ _=੨/ ੬੧੮/ ਜਲਦਾ/ 


੧੨੬ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਉਤਰ ਦੇਸ ਰਾਵ ਇਕ _ਕਹਿਯੈ। ਅਧਿਕ ਰੂਪ ਜਾ ਕੋ ਜਗ _ਲਹਿਯੈ। 
ਛਤ੍ਹ _ਕੇਤੁ ਰਾਜਾ ਕੋ _ਨਾਮਾ। _ਨਿਰਖਿ ਥਕਿਤ ਰਹਈ ਜਿਹ _ਬਾਮਾ। ੧। 


ਛਤ੍ਹ _ਮੰਜਰੀ ਨਾਮ ਤਵਨ ਕੋ। ਅਧਿਕ ਰੂਪ ਜਗ ਸੁਨਤ ਜਵਨ ਕੋ। 
ਭਵਨ ਚਤੁਰ ਦਸ _ਮਾਝਿ _ਉਜਿਯਾਰੀ। ਰਾਜਾ _ਛਤੁ _ਕੇਤੁ ਕੀ ਨਾਰੀ। ੨। 
ਛਤੂ _ਮੰਜਰੀ ਤਾ ਕੀ ਪ੍ਯਾਰੀ। ਅੰਗ _ਉਤੰਗ ਨ੍ਰਿਪਤਿ ਤੇ _ਭਾਰੀ। 
ਬਹੁਤ ਜਤਨ ਆਗਮ ਕੋ _ਕਰੈ। ਕੈਸੇ ਰਾਜ ਹਮਾਰੋਂ ਸਰੈ। ੩। 


ਕੰਨ੍ਯਾ ਹੈ ਤਾ ਕੇ ਮਰਿ ਜਾਹੀ। ਪੂਤ ਆਨਿ ਪ੍ਰਗਟੈ ਕੋਊ ਨਾਹੀ। 
ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ। ਚਰਿਤ ਏਕ ਤਿਯ ਚਿਤ _ਬਿਚਾਰੋ। ੪। 


> 


ਸੁਤ ਬਿਨੁ ਤ੍ਰਿਯ ਚਿਤ ਚਿਤ _ਬਿਚਾਰੀ। ਕ੍ਯੋ ਨ _ਦੈਵ ਗਤਿ ਕਰੀ ਹਮਾਰੀ। 
ਦਿਜ ਮੁਰਿ ਹਾਥ ਦਾਨ ਨਹਿ _ਲੇਹੀ। ਗ੍ਰਿਹ ਕੇ ਲੋਗ _ਉਰਾਂਭੇ ਦੇਹੀ। ੫। 


ਤਾ ਤੇ ਦੁਰਾਚਾਰ ਕਛੁ _ਕਰਿਯੈ। ਪੁਤੁ ਰਾਵ ਕੋ ਬਦਨ ਉਚਰਿਯੈ। 
ਏਕ ਪੁਤ ਲੀਜੈ ਉਪਜਾਈ। ਨ੍ਰਿਪ ਕੋ ਕਵਨ ਨਿਰਖਿ ਹੈ ਆਈ। ੬। 


ਸਵਤਿ ਏਕ ਤਿਹ ਨ੍ਰਿਪਤਿ _ਬੁਲਾਈ। _ਇਹ _ਬ੍ਯਾਹਹੁ ਇਹ _ਜਗਤ _ਉਡਾਈ। 
ਯੋ ਸੁਨਿ ਨਾਰਿ ਅਧਿਕ _ਅਕੁਲਾਈ। ਸੇਵਕਾਨ ਸੌ ਦਰਬੁ _ਲੁਟਾਈ। _੭। 


ਦੰਹਾਰਾ 
ਸਵਤਿ ਤ੍ਰਾਸ ਰਾਨੀ ਅਧਿਕ ਲੋਗਨ _ਦਰਬੁ _ਲੁਟਾਇ। 
ਤੇ ਵਾ ਕੀ ਸਵਤਿਹ ਚਹੈ ਸਕੈ ਨ ਮੂਰਖ ਪਾਇ। ੮। 


ਚੱਪਾਣ? 
ਲੋਗ ਸਵਤਿ ਤਾ ਕੀ ਕਹ ਚਹੈ। ਵਾ ਕੀ ਉਸਤਤਿ ਨ੍ਰਿਪ ਸੋ_ਕਹੈ। 
ਕਹੈ ਜੂ ਇਹ ਪ੍ਰਭੂ ਬਰੈ ਸੁ`ਮਾਰੋ। ਅਧਿਕ ਟੂਕਰੋ ਚਲੈ ਹਮਾਰੋ। ੯। 


ਸਵਤਿ ਤ੍ਰਾਸ ਅਤਿ ਤ੍ਰਿਯਹਿ ਦਿਖਾਵੈ। ਤਾ ਕੋ _ਮੂੰਡ ਮੂੰਡ ਕਰਿ ਖਾਵੈ। 
ਤਾ ਕਹ ਦਰਬੁ ਨ ਦੇਖਨ ਦੇਹੀ। ਲੂਟਿ ਕੂਟਿ ਬਾਹਰ ਤੇ ਲੇਹੀ। ੧0। 


ਪੁਨਿ ਤਿਹ ਮਿਲਿਹਿ ਸਵਤਿ ਸੌ ਜਾਈ। _ਭਾਤਿ ਭਾਤਿ ਤਿਨ ਕਰਹਿ _ਬਡਾਈ। 
ਤੁਮ ਕਹ ਬਰਿ ਹੈ ਨ੍ਰਿਪਤਿ ਹਮਾਰੋ। ਹ੍ਹੈਹੈ ਅਧਿਕ ਪ੍ਰਤਾਪ ਤੁਮਾਰੋ। ੧੧। 


ਚਰਿਤ੍ਰ ਪਾਖਿਆਨ ੧੨੭ 


ਜੱਪਣਾ 

ਉੱਤਰ ਦੇਸ ਵਿਚ ਇਕ _ਰਾਜਾ_ ਹੁੰਦਾ ਸੀ। ਉਸ ਦਾ ਜਗਤ ਵਿਚ ਬਹੁਤ ਸੁੰਦਰ ਰੂਪ 
ਮੰਨਿਆ ਜਾਂਦਾ _ਸੀ। ਉਸ ਰਾਜੇ ਦਾ ਨਾਂ ਛਤ੍ਰ ਕੇਤੁ ਸੀ। ਉਸ ਦੀ ਇਸਤਰੀ (ਉਸ ਨੂੰ) 
ਵੇਖਦਿਆਂ _ਰਜਦੀ ਨਹੀਂ __ਸੀ।੧। 

ਉਸ ਦਾ ਨਾਂ ਛਤ੍ਹ ਮੌਜਰੀ ਸੀ। ਉਸ ਦਾ ਰੂਪ ਵੀ ਜਗਤ ਵਿਚ _ਬਹੁਤ ਸੁੰਦਰ ਦਸਿਆ 
ਜਾਂਦਾ _ਸੀ। ਰਾਜਾ ਛਤਰ _ਕੇਤੁ ਦੀ ਇਸਤਰੀ ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ _ਸੀ।੨। 

ਛਤ੍ਹ _ਮੌਜਰੀ ਉਸ ਨੂੰ ਬਹੁਤ ਪਿਆਰੀ ਸੀ। _ਉਸ ਦੇ ਅੰਗ ਰਾਜੇ ਤੋਂ ਵੀ ਉਚੇ ਅਤੇ 
ਭਾਰੇ ਸਨ (ਅਰਥਾਤ! ਉਹ ਰਾਜੇ ਤੋਂ ਵੀ ਅਧਿਕ ਸੁੰਦਰ ਸੀ)। ਉਹ _ਭਵਿਸ਼ ਬਾਰੇ ਬਹੁਤ 
ਯਤਨ ਕਰਦੀ _ਸੀ ਕਿ ਕਿਵੇਂ ਸਾਡਾ ਰਾਜ _ਸੰਵਰ ਜਾਏ (ਅਰਥਾਤ! ਉੱਨਤੀ _ਕਰੇ)।੩। 

ਉਸ ਦੇ ਕੈਨਿਆ ਜਨਮ ਲੈ ਕੇ ਮਰ ਜਾਂਦੀ ਸੀ ਅਤੇ ਪੁੱਤਰ ਕੋਈ ਪੁਗਟ ਨਹੀਂ _ ਸੀ 
ਹੋਇਆ। (ਉਸ) ਇਸਤਰੀ ਦੇ ਮਨ ਵਿਚ (ਇਹੀ) ਬਹੁਤ ਵੱਡਾ ਦੁਖ ਸੀ। (ਉਸ) ਇਸਤਰੀ 
ਨੇ ਮਨ ਵਿਚ ਇਕ ਚਰਿਤਰ _ਵਿਚਾਰਿਆ।੪। 

(ਉਹ) ਇਸਤਰੀ ਮਨ _ਵਿਚ ਸੋਚਣ ਲਗੀ ਕਿ ਪੁੱਤਰ ਤੋਂ ਬਿਨਾ ਪਰਮਾਤਮਾ ਸਾਡੀ 
ਗਤੀ ਕਿਵੇਂ _ਕਰੇਗਾ। ਮੇਰੇ ਹੱਥੋਂ ਬ੍ਰਾਹਮਣ ਦਾਨ ਨਹੀਂ ਲੈਣਗੇ ਅਤੇ ਘਰ ਦੇ ਲੋਕ _ਉਲਾਂਭੇ 
ਦੇਣਗੇ ।੫। 

ਇਸ ਲਈ ਕੁਝ _ਦੁਰਾਚਾਰ ਕਰ ਕੇ _(ਪੁੰਤਰ ਪੈਦਾ ਕਰੀਏ) ਅਤੇ ਮੂੰਹ ਤੋਂ ਰਾਜੇ 
ਪੁਤਰ ਕਹਿ ਦੇਈਏ। ਇਕ ਪੁੱਤਰ ਪੈਦਾ ਕਰ ਲਈਏ। (ਇਹ) ਰਾਜੇ ਦਾ ਹੈ, ਕੌਣ ਆ 
ਵੇਖਣ ਲਗੇਂਗਾ।੬। 

ਰਾਜੇ ਨੇ ਉਸ ਦੀ ਇਕ ਸੌਂਕਣ ਬੁਲਾ ਲਈ ਅਤੇ ਉਸ ਨੂੰ ਵਿਆਹਣ ਦੀ ਗੱਲ ਧੁਮਾ 
ਦਿੱਤੀ। ਇਹ ਸੁਣ ਕੇ ਇਸਤਰੀ ਬਹੁਤ ਵਿਆਕੁਲ ਹੋਈ ਅਤੇ ਸੇਵਕਾਂ ਨੂੰ ਧਨ 
ਲਗਾੀ।੭। 


ਦੰਹਰਾ” 

ਸੌਂਕਣ ਦੇ ਡਰ ਕਰ ਕੇ ਰਾਣੀ ਨੇ ਲੋਕਾਂ ਨੂੰ ਜ਼ਿਆਦਾ ਧਨ _ਲੁਟਾਉਣਾ ਸ਼ੁਰੂ _ਕਰ 
ਦਿੱਤਾ। (ਪਰ) ਉਹ _ਮੁਰਖ ਸਮਝ ਨ ਸਕੀ ਕਿ ਉਹ ਉਸ ਦੀ ਸੌਂਕਣ ਨੂੰ ਹੀ ਚਾਹੁੰਦੇ 
ਹਨ।੮। 
ਚੱਪਾਣ 


੨ ਗੰ ਦੀ 
ਕਹਿੰਦੇ ਸਨ ਕਿ ਇਸ ਨੂੰ ਰਾਜਾ ਵਿਆਹ ਲਏ (ਅਤੇ ਉਸ ਨੂੰ) ਮਾਰ ਦੇਵੇ। (ਤਾਂ ਜੋ) ਚੰਗੀ 
ਤਰ੍ਹਾਂ ਸਾਡਾ _ਅੰਨ _ਪਾਣੀ ਚਲਦਾ _ਰਹੇ।੯। 

(ਇਕ ਸੇਵਕਾਂ) ਉਸ ਰਾਣੀ ਨੂੰ ਸੌਂਕਣ ਦਾ ਬਹੁਤ ਡਰ _ਦਿਖਾਂਦੀ ਸੀ ਅਤੇ ਉਸ ਨੂੰ 
ਲੁਟ ਲੁਟ ਕੇ ਖਾਂਦੀ ਸੀ। ਉਸ ਨੂੰ ਧਨ ਦੇਖਣ ਨਹੀਂ ਸੀ ਦਿੰਦੀ, ਬਾਹਰੋਂ ਹੀ ਲੁਟ ਲੈਂਦੀ 
ਸੀ।੧0। 

ਫਿਰ ਉਹ ਸੌਂਕਣ ਨੂੰ ਜਾ ਕੇ ਮਿਲਦੀ। ਭਾਂਤ ਭਾਂਤ ਦੀ ਉਸ ਦੀ ਵਡਿਆਈ ਕਰਦੀ 
ਸੀ ਕਿ ਸਾਡਾ ਰਾਜਾ ਤੈਨੂੰ ਵਿਆਹ _ਲਏਗਾ _ਅਤੇ _ਤੇਰਾ ਬਹੁਤ ਪ੍ਰਤਾਪ _ਹੋਏਗਾ।੧੧। 


੧੨੮ 


ਸੀ _ਦਸਮ-ਗ੍ਰੰਥ _ਸਾਹਿਬ 


ਯੌ ਕਹਿ ਕੈ ਤਾ ਕੌ ਧਨ ਲੂਟਹਿ। ਬਹੁਰਿ ਆਨਿ ਵਾ ਤ੍ਰਿਯਾ ਕਹ ਕੂਟਹਿ। 


ਇਹ 


ਬਿਧ ਤ੍ਰਾਸ ਤਿਨੈ _ਦਿਖਰਾਵੈ। ਦੁਹੂੰਅਨ ਮੂੰਡ ਮੂੰਡਿ ਕੈ ਖਾਵੈ। ੧੨। 


ਦੰਹਰਾ 
ਅਨਿਕ _ਭਾਤਿ _ਤਿਹ ਨ੍ਰਿਪਤਿ ਕੋ ਦੁਹੂੰਅਨ ਤ੍ਰਾਸ _ਦਿਖਾਇ। 
ਦਰਬੁ ਜੜਨਿ ਕੇ ਧਾਮ ਕੌ ਇਹ ਛਲ ਛਲਹਿ _ਬਨਾਇ। _੧੩। 


ਚੱਪਲਾਂ 


ਸਵਤਿ ਤ੍ਰਾਸ ਜੜ _ਦਰਬੁ _ਲੁਟਾਵੈ। _ਦੁਰਾਚਾਰ ਸੁਤ ਹੇਤ _ਕਮਾਵੈ। 
ਅਧਿਕ ਪ੍ਰੀਤਿ ਤਿਨ ਕੇ ਸੰਗ ਠਾਨੈ। ਮੂਰਖ ਨਾਰਿ ਭੇਦ ਨਹਿ ਜਾਨੈ। ੧੪। 


ਯਹ 


ਨੀ ਉਨ ਤੀ ਪਦ ਜੀ ਜਿਹੀ ਰਿ 
ਏਕ ਦਰਬੁ ਹਮੈ ਚਾਹਿਯੈ ਜੌ ਦੈ ਸੀ ਜਦੁਰਾਜ। ੧੫। 


ਚੱਘਣ/ 
ਸਭ ਭੇਦ ਨ੍ਰਿਪਤਿ ਜਿਯ ਜਾਨੈ। ਮੂਰਖ ਨਾਰਿ ਨ ਬਾਤ _ਪਛਾਨੈ। 


ਰਾਜਾ ਅਵਰ _ਤ੍ਰਿਯਾਨ ਬੁਲਾਵੈ। _ਭਾਤਿ _ਭਾਤਿ ਕੇ ਭੋਗ _ਕਮਾਵੈ। _੧੬। 


ਮੂਰਖ ਨਾਰਿ ਭੇਦ ਨਹਿ _ਪਾਵੈ। _ਸਵਤਿ ਤ੍ਰਾਸ ਤੇ _ਦਰਬੁ _ਲੁਟਾਵੈ। 
ਤੇ ਵਾ ਕੀ ਕਛੁ ਪ੍ਰੀਤਿ ਨ ਮਾਨੈ। ਨ੍ਰਿਪਤਿ ਭਏ ਕਛੁ ਔਰ ਬਖਾਨੈ। _੧੮। 


ਭਲੋ 
ਨਿਜੁ 


ਚੱਪਣਾ 
ਵਹੈ ਜੋ ਭੋਗ ਕਮਾਵੈ। _ਭਾਤਿ ਭਾਤਿ ਸੋ ਦਰਬੁ _ਲੁਟਾਵੈ। 
ਤ੍ਰਿਯ ਸਾਥ ਨ ਨੇਹ ਲਗੈਯੇ। ਜੋ ਜਿਤ ਜਗ ਆਪਨ ਨ _ਕਹੈਯੈ। ੨0। 


ਚਰਿਤ੍ਰ ਪਾਖਿਆਨ ੧੨੯ 


ਇਸ ਤਰ੍ਹਾਂ ਕਹਿ ਕੇ ਉਸ ਦਾ ਧਨ ਲੁਟਦੀ ਸੀ ਅਤੇ ਫਿਰ ਆ ਕੇ ਰਾਣੀ ਤੋਂ (ਧਨ) 
ਖਿਚਦੀ _ਸੀ। _ਇਸ ਤਰ੍ਹਾਂ ਉਨ੍ਹਾਂ ਨੂੰ ਡਰ ਦਿੰਦੀ ਸੀ ਅਤੇ ਦੋਹਾਂ ਨੂੰ ਲੁਟ ਲੁਟ ਕੇ ਖਾਂਦੀ 
ਸੀ।੧੨। 
ਦੰਹਰਾ 

ਇਸ ਤਰ੍ਹਾਂ ਉਹ ਦੋਹਾਂ ਨੂੰ ਰਾਜੇ ਦਾ ਡਰ ਦਰਸਾਂਦੀ ਸੀ ਅਤੇ ਉਨ੍ਹਾਂ ਮੂਰਖਾਂ ਨੂੰ 
ਤਰ੍ਹਾਂ ਲੁਟ ਕੇ ਖਾਂਦੀ _ਸੀ।੧੩। 
ਚੱਪਣਾ 

ਸੈਂਕਣ ਦੇ ਡਰੋਂ (ਉਹ) ਮੂਰਖ _ਧਨ _ਲੁਟਾਉਣ ਲਗੀ _ਸੀ_ਅਤੇ ਪੁਤਰ (ਦੀ ਪ੍ਰਾਪਤੀ) 
ਲਈ ਦੁਰਾਚਾਰ ਕਰਦੀ _ਸੀ। ਉਨ੍ਹਾਂ (ਪ੍ਰੇਮੀਆਂ) ਨਾਲ ਅਧਿਕ ਪ੍ਰੀਤ ਕਰਦੀ ਸੀ, ਪਰ (ਉਹ) 
ਮੂਰਖ ਇਸਤਰੀ ਭੇਦ ਨੂੰ ਨਹੀਂ ਸਮਝਦੀ _ਸੀ।੧੪। 
ਦੰਹਰਾ 

ਉਨ੍ਹਾਂ (ਪ੍ਰੇਮੀਆਂ) ਨਾਲ _ਰਮਣ _ਕਰਦੀ ਹੋਈ ਹੋਰਾਂ 
ਠੀਕ ਕਰਨ) ਲਈ ਮੈਨੂੰ ਇਕ ਧਨ (ਪੁੱਤਰ) ਚਾਹੀਦਾ ਹੈ 
ਜੱਪਣਾ 

ਇਸ ਸਾਰੇ ਭੇਦ ਨੂੰ ਰਾਜਾ ਮਨ ਵਿਚ ਸਮਝਦਾ ਸੀ, ਪਰ ਉਹ ਮੂਰਖ ਇਸ ਗੱਲ ਨੂੰ 
ਨਹੀਂ ਸਮਝਦੀ ਸੀ। ਰਾਜਾ ਹੋਰਨਾਂ ਔਰਤਾਂ ਨੂੰ ਬੁਲਾਉਂਦਾ ਸੀ ਅਤੇ (ਉਨ੍ਹਾਂ ਨਾਲ) ਭਾਂਤ ਭਾਂਤ 
ਦੇ ਭੋਗ ਕਰਦਾ ਸੀ।੧੬। 


ਤਹ 


2੧੨ 


ਕਹਿੰਦੀ ਕਿ _ਇਸ ਕੁੱਤੀ (ਨੂੰ 
ਹੇ ਭਗਵਾਨ! ਬਖਸ਼ ਦਿਓ।੧੫। 


ਡੌ੭ ॥ 


ਦੰਹਰਾ 

ਉਸ ਇਸਤਰੀ ਨੂੰ ਧਿੱਕਾਰ ਹੈ ਜਿਸ ਨੂੰ ਪਤੀ (ਆਪਣੀ ਸੇਜ) ਉਤੇ ਨ ਬੁਲਾਏ। ਉਸ 
(ਪੁਰਸ਼ ਨੂੰ ਵੀ ਧਿੱਕਾਰ ਹੈ) ਜਿਸ ਦੀ ਇਸਤਰੀ ਹੋਰ ਦੀ ਸੇਜ ਉਤੇ ਰਮਣ ਕਰਨ ਲਈ 
ਜਾਏ।੧੭। 
ਚੱਪਣਾ 

ਉਹ ਮੂਰਖ ਇਸਤਰੀ 
ਰਹੀ ਸੀ। ਉਹ ਉਸ ਦੀ 
ਕੇ ਦਸਦੀ _ਸੀ।੧੮। 
੭%#=ੜਾਲ਼ 


ਰਿ 
ਰੋ -% 


ਕਾਮ-ਕ੍ਰੀੜਾ _ਕਰੋਂ। ਅਜਿਹੀ ਇਸਤਰੀ ਜੇ ਹੱਥ _ਲਗੇ ਤਾਂ ਜਾਣ ਨਹੀਂ ਦੇਣੀ 
ਚਾਹੀਦੀ ਅਤੇ ਆਪਣੀ ਨਾਰੀ ਨਾਲ _ਕਦੇ ਪ੍ਰੇਮ ਨਹੀਂ ਕਰਨਾ _ਚਾਹੀਦਾ।੧੯। 


ਰਾਜਨ! ਸੁਣੋ; ਇਕ ਬਹੁਤ ਚੰਗੀ ਇਸਤਰੀ ਹੈ, ਉਸ ਨੂੰ _ਬੁਲਾਓ। ਉਸ ਨਾਲ 
ਦੀ 


ਜੱਪਣਾ 

ਉਹੀ ਚੰਗਾ ਹੈ ਜੋ ਭੋਗ ਕਰਦਾ ਹੈ ਅਤੇ ਤਰ੍ਹਾਂ ਤਰ੍ਹਾਂ ਨਾਲ ਧਨ ਲੁਟਾਉਂਦਾ ਹੈ। ਜਦ 
ਤਕ ਜਗਤ ਨੂੰ ਜਿਤ ਕੇ ਆਪਣਾ ਨਹੀਂ ਬਣਾ ਲਿਆ ਜਾਂਦਾ, ਤਦ ਤਕ ਆਪਣੀ ਇਸਤਰੀ 
ਨਾਲ ਪ੍ਰੋਮ ਨਹੀਂ ਕਰਨਾ _ਚਾਹੀਦਾ।੨0। 


੧੩0 ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਤੁਮ ਰਾਜਾ ਸਮ _ਭਵਰ ਕੀ ਫੂਲੀ ਤ੍ਰਿਯਹਿ ਨਿਹਾਰਿ। 
ਬਿਨੁ ਰਸ ਲੀਨੇ ਕ੍ਯੋ ਰਹੋ _ਤ੍ਰਿਯ ਕੀ ਸੰਕ _ਬਿਚਾਰਿ। ੨੧। 
ਚੱਪਾਣ? 
ਜਿਹ ਤੁਮ ਚਾਹਹੁ ਤਿਸੈ ਲੈ ਆਵਹਿ। ਅਬ ਹੀ_ਤੁਹਿ ਸੋ ਆਨਿ ਮਿਲਾਵਹਿ। 
ਤਾ ਸੋ ਭੋਗ ਮਾਨਿ ਰੁਚਿ ਕੀਜੈ। ਮਧੁਰ ਬਚਨ _ਸੁਵਨਨ ਸੁਨਿ _ਲੀਜੈ। ੨੨। 


ਯੌ ਰਾਜਾ ਸੋ ਬੈਨ _ਸੁਨਾਵਹਿ। ਬਹੁਰਿ ਜਾਇ _ਰਾਨੀਯਹਿ _ਭੁਲਾਵਹਿ। 
ਜੌ ਹਮ ਤੈ ਨਿਕਸਨ ਪੁਭੁ _ਪਾਵੈ। ਅਨਿਕ ਤ੍੍‌ਯਨ ਸੋ ਭੋਗ _ਕਮਾਵੈ। ੨੩। 


ਨ੍ਿਪਤਿ ਸਮਝਿ ਕਛੁ ਦੈ ਨਹੀ ਰਾਨੀ ਧਨਹਿ _ਲੁਟਾਇ। ੨੪। 


ਨ੍ਹਿਪ ਇਕ ਦਿਨ ਰਾਨਿਯਹਿ ਬੁਲਾਯੋ। _ਭਛ ਭੋਜ ਅਰੁ _ਮਦਹਿ _ਮੰਗਾਯੋ। 

ਅਧਿਕ ਮਦਹਿ ਰਾਜਾ ਲੈ ਪਿਯੋ। _ਥੋਰਿਕ ਸੋ ਰਾਨੀ ਤਿਨ ਲਿਯੋ। _੨੫। 

ਨ੍ਹਿਪ ਕਹ ਭਯੋ ਮਦ੍ਯ ਮਦ ਭਾਰੋ। ਸੋਇ ਰਹਿਯੋ ਨਹਿ _ਸੁਧਹਿ ਸੰਭਾਰੋ। 

ਪਤਿ _ਸੋਯੋ ਲਹਿ ਤ੍ਰਿਯ ਮਨ ਮਾਹੀ। _ਭੇਦ ਅਭੇਦ _ਪਛਾਨ੍ਯੋ _ਨਾਹੀ। ੨੬। 
ਦੰਹਰਾ 

ਤ੍ਰਿਯ ਜਾਨ੍ਯੋ _ਸੋਯੋ _ਨ੍ਰਿਪਤਿ ਗਈ ਜਾਰਿ ਪਹਿ _ਧਾਇ। 

ਜਾਗਤ ਕੋ ਸੋਵਤ ਸਮਝਿ ਭੇਦ ਨ ਲਹਾ ਕੁਕਾਇ। ੨੭। 


ਚੱਪਾਣ 
ਰਾਨੀ ਗਈ ਭੂਪ ਤਬ ਜਾਗਿਯੋ। ਹ੍ਰਿਦੈ ਕੁਅਰਿ ਕੋ ਹਿਤ _ਅਨੁਰਾਗਿਯੋ। 
ਬਹੁਰੋ ਤਿਨ ਕੋ _ਪਾਛੋ _ਗਹਿਯੋ। ਕੇਲ ਕਮਾਤ ਸੁੰਨ੍ਯ ਗ੍ਰਿਹ ਲਹਿਯੋ। _੨੮। 


ਦੰਹਰਾ 
ਨਿਰਖ ਰਾਇ ਤ੍ਰਿਯ ਕੋ ਰਮਤ ਸਰ ਤਨਿ ਕਾਨ ਪੁਮਾਨ। 
ਅਬ ਇਨ ਦੁਹੂੰਅਨ ਕੋ ਹਨੇ ਯੋ ਕਹਿ ਕਸੀ ਕਮਾਨ। ੨੯। 


ਚੱਪਲ? 
ਬਹੁਰਿ ਨ੍ਰਿਪਤਿ ਕੇ ਯੌ ਮਨਿ ਆਈ। ਸੈਕਿ ਰਹਾ ਨਹਿ ਚੋਟ ਚਲਾਈ। 
ਯਹ _ਬਿਚਾਰ ਮਨ ਮਾਹਿ _ਬਿਚਾਰਾ। ਜਾਰ ਸਹਿਤ ਤ੍ਰਿਯ ਕੌ ਨਹਿ ਮਾਰਾ। ੩0। 


ਚਰਿਤ੍ਰ ਪਾਖਿਆਨ ੧੩੧ 


ਦੰਹਰਾ” 
ਹੇ ਰਾਜਨ! ਤੁਸੀਂ ਭੌਰੇ ਵਾਂਗ ਹੋ__ਅਤੇ ਇਸਤਰੀਆਂ ਨੂੰ ਖਿੜੇ _ਹੋਏ ਫੁਲ ਸਮਝੋ। 
(ਆਪਣੀ) ਇਸਤਰੀ ਦੀ ਸੰਗ ਨੂੰ ਤਿਆਗ ਕੇ _ਬਿਨਾ ਰਸ ਲਏ ਕਿਉਂ ਰਿਹਾ ਜਾਏ।੨੧। 


ਜਿਸ ਨੂੰ ਤੁਸੀਂ ਚਾਹੁੰਦੇ ਹੋ, ਉਸੇ ਨੂੰ ਲੈ ਆਉਂਦੀ ਹਾਂ। ਹੁਣ ਹੀ ਤੁਹਾਨੂੰ ਆਣ ਮਿਲਾਉਂਦੀ 
ਹਾਂ। ਉਸ ਨਾਲ ਮਨ ਚਾਹੇ ਭੋਗ _ਕਰੋਂ। ਇਹ ਮਿਠੇ ਬੋਲ ਕੰਨਾਂ ਨਾਲ ਸੁਣ _ਲਵੋ।੨੨। 

ਇਸ ਤਰ੍ਹਾਂ ਰਾਜੇ ਨਾਲ ਗੱਲਾਂ ਕਰਦੀ ਸੀ ਅਤੇ ਫਿਰ ਜਾ ਕੇ ਰਾਣੀਆਂ ਨੂੰ ਭੁਲੇਖੇ ਵਿਚ 
ਪਾਂਦੀ ਸੀ। ਜੇ ਰਾਜਾ (ਸਾਡੀ ਫਾਹੀ) ਤੋਂ _ਨਿਕਲੇਗਾ, ਤਦ ਹੀ ਹੋਰ ਔਰਤਾਂ ਨਾਲ ਭੋਗ 
ਕਮਾਵੇਗਾ।੨੩। 


ਦੰਹਰ” 

ਇਸ ਤਰ੍ਹਾਂ ਰਾਜੇ ਦੇ ਨੌਕਰ ਰਾਤ ਦਿਨ ਇਹੀ ਸੋਚਦੇ ਰਹਿੰਦੇ ਕਿ ਰਾਜਾ (ਅਜ ਕਲ) 
ਸਮਝ ਕੇ ਕੁਝ ਨਹੀਂ ਦਿੰਦਾ, ਪਰ ਰਾਣੀ ਧਨ ਲੁਟਾ ਰਹੀ ਹੈ।੨੪। 
ਚੱਪਾਣ 


ਰਾਜੇ ਨੇ ਇਕ ਦਿਨ ਰਾਣੀ ਨੂੰ ਬੁਲਾਇਆ ਅਤੇ ਖਾਣ ਲਈ ਭੋਜਨ ਅਤੇ ਸ਼ਰਾਬ 
ਮੰਗਵਾਈ। ਰਾਜੇ ਨੇ ਬਹੁਤ ਸਾਰੀ ਸ਼ਰਾਬ ਪੀ ਲਈ, ਥੋੜੀ ਜਿਹੀ ਰਾਣੀ ਨੇ ਵੀ ਪੀ ਲਈ।੨੫। 


ਰਾਜਾ ਸ਼ਰਾਬ ਪੀ ਕੇ ਬੇਹੋਸ਼ ਹੋ_ਗਿਆ ਅਤੇ ਬੇਸੁਰਤ ਹੋ_ ਕੇ ਸੌਂ _ਗਿਆ। ਪਤੀ ਨੂੰ ਸੁਤਾ 
ਵੇਖ ਕੇ ਇਸਤਰੀ ਨੇ ਮਨ ਵਿਚ ਭੇਦ ਅਭੇਦ ਦੀ ਪਛਾਣ ਨ ਕੀਤੀ।੨੬। 
ਦੰਹਰਾ 

ਇਸਤਰੀ ਨੇ ਰਾਜੇ ਨੂੰ ਸੁੱਤਾ ਹੋਇਆ ਜਾਣ ਕੇ (ਤੁਰਤ) ਯਾਰ ਕੋਲ ਚਲੀ _ਗਈ। 
ਜਾਗਦੇ ਨੂੰ ਸੁੱਤਾ ਹੋਇਆ ਸਮਝ ਕੇ ਉਸ ਖੋਟੇ ਚਰਿਤ੍ਰ ਵਾਲੀ (ਗਣੀ) ਨੇ ਭੇਦ ਨੂੰ ਕ 
ਨ _ਸਮਝਿਆ।੨੭। 
ਚੱਪਲਾਂ 

(ਜਦੋਂ) ਰਾਣੀ ਗਈ ਤਾਂ ਰਾਜਾ ਜਾਗ _ਗਿਆ ਅਤੇ ਹਿਰਦੇ ਵਿਚ _ਰਾਣੀ ਲਈ ਪ੍ਰੀਤ 
ਪੈਦਾ ਹੋ _ਗਈ। ਫਿਰ ਉਸ ਦੇ ਪਿਛੇ ਗਿਆ ਅਤੇ ਉਸ ਨੂੰ ਸੁੰਨੇ ਘਰ ਵਿਚ ਕਾਮ 
ਕਰਦਿਆਂ ਵੇਖ ਲਿਆ।੨੮। 


॥੨੧ 


ਹਰਾ 
ਰਾਜੇ ਨੇ ਇਸਤਰੀ ਨੂੰ _ਰਮਣ ਕਰਦਿਆਂ ਵੇਖ ਕੇ ਬਾਣ ਨੂੰ ਕੰਨ ਤਕ _ਖਿਚਿਆ ਅਤੇ 
ਇਹ ਸੋਚ ਕੇ ਕਮਾਨ ਨੂੰ ਕਸ ਲਿਆ ਕਿ ਹੁਣੇ ਇਨ੍ਹਾਂ ਦੋਹਾਂ ਨੂੰ ਮਾਰ ਦਿਆਂ।੨੯। 


= > ਹਰ 
ਚੱਪਲਾਂ 


ਫਿਰ ਰਾਜੇ ਦੇ ਮਨ ਵਿਚ ਇਹ ਗੱਲ ਆਈ ਅਤੇ ਸ਼ੰਕਾ ਕਾਰਨ ਬਾਣ ਨ _ਚਲਾਇਆ। 
ਉਸ ਨੇ ਮਨ ਵਿਚ ਇਹ ਵਿਚਾਰ ਕੀਤਾ ਅਤੇ ਯਾਰ ਸਹਿਤ ਇਸਤਰੀ ਨੂੰ ਨ __ਮਾਰਿਆ।੩0। 


੧੩੨ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 
ਜੌ ਇਨ ਕਹ ਅਬ ਮਾਰਿ ਹੋ ਇਮਿ ਬਾਹਰਿ ਉਡਿ ਜਾਇ। 
ਆਨ ਪੁਰਖ ਸੌ ਗਹਿ ਤ੍ਰਿਯਾ ਜਮ ਪੁਰ ਦਈ ਪਠਾਇ। _੩੧। 


ਚੱਪਣਾ 
ਤਿਨ ਦੁਹੂੰਅਨ ਨਹਿ _ਬਾਨ _ਚਲਾਯੋ। _ਤਹ ਤੇ _ਉਲਟਿ ਬਹੁਰਿ ਘਰ _ਆਯੋ। 
ਹ੍ਰਿਦੈ ਮਤੀ ਸੌ_ਭੋਗ ਕਮਾਨੋ। ਪੌਢਿ ਰਹਾ ਸੋਵਤ ਸੋ _ਜਾਨੋ। ੩੨। 


ਤ੍ਰਿਯ ਆਈ ਤਾ ਸੌ ਰਤਿ ਕਰਿ ਕੈ। ਅਧਿਕ ਚਿਤ ਕੇ ਭੀਤਰ ਡਰਿ ਕੈ। 
ਪੌਢਿ ਰਹੀ ਤ੍ਯੋ ਹੀ _ਲਪਟਾਈ। ਸੋਵਤ ਜਾਨ ਨ੍ਰਿਪਤਿ ਹਰਖਾਈ। _੩੩। 


ਸੋਵਤ ਸੋ ਨ੍ਰਿਪ ਲਖਿ ਹਰਖਾਨੀ। ਮੂਰਖ ਨਾਰਿ _ਬਾਤ ਨਹਿ ਜਾਨੀ। 
ਜਾਗਤ _ਪਤਿ ਸੋਵਤ _ਪਹਿਚਾਨਾ। _ਮੋਰ ਭੇਦ ਇਨ ਕਛੂ ਨ _ਜਾਨਾ। ੩੪। 


ਰਾਵ ਬਚਨ ਤਬ ਤ੍ਰਿਯਹਿ ਸੁਨਾਯੋ। ਕਹ ਗਈ _ਥੀ_ਤੈ ਹਮੈ ਬਤਾਯੋ। 
ਤਬ ਰਾਨੀ ਇਮਿ ਬੈਨ ਉਚਾਰੇ। ਸੁਨੁ ਰਾਜਾ ਪ੍ਰਾਨ ਤੇ _ਪਿਆਰੇ। _੩੫। 


ਸੁਨਿ ਨ੍ਿਪ ਬਰ ਇਕ ਟਕ ਮੁਹਿ ਪਰੀ। ਸੋ ਤੁਮਰੇ ਸੋਵਤ ਹਮ ਕਰੀ। 
ਪੁਤੁ ਏਕ ਬਿਧਿ _ਦਿਯਾ ਹਮਾਰੇ। ਤੇ ਮੋਕਹ ਪ੍ਰਾਨਨ ਤੇ ਪ੍ਯਾਰੇ। ੩੬। 


ਦੰਹਰਾ 
ਪੁਤੂ ਸੇਜ ਕੇ ਚਹੂੰ ਦਿਸਿ ਲੇਤ _ਭਵਰਿਯਾ _ਨਿਤ। 
ਜਾਨੁ ਤੁਮਰੇ ਫਿਰੀ ਸਤਿ _ਸਮਝਿਯਹੁ _ਚਿਤ। ੩੭। 
ਪੁਯ ਤ੍ਰਿਯ ਕੌ ਹਨਿ ਨ ਸਕਿਯੋ ਮਨ ਤੇ ਖੁਰਕ ਨ ਜਾਇ। 
ਦਿਨ ਤੇ ਨਾਰਿ ਸੌਰਮ੍ਯੋ ਨ ਰੁਚਿ ਉਪਜਾਇ। ੩੮। 
ਭਾਤਿ ਭਾਤਿ ਨ੍ਰਿਪ ਨਾਰਿ ਕਹ ਭਜਤ ਹੁਤੋਂ ਸੁਖੁ _ਪਾਇ। 
ਬਾਤ ਆਇ ਚਿਤਿ ਜਾਇ ਜਬ ਘਰੀ ਨ ਭੋਗਾ ਜਾਇ। ੩੯। 


ਤਿਹ 
ਨ੍ਹਿਪ 


ਚੱਪਲਾਂ 
ਇਹ ਰਾਨੀ ਜੀਯ ਭੀਤਰ _ਜਾਨੈ। _ਲਜਤ ਨ੍ਰਿਪਤ ਸੌ ਕਛੁ ਨ _ਬਖਾਨੈ। 
ਬਾਤਨ ਸੌ ਤਾ ਕਹ _ਬਿਰਮਾਵੈ। ਕਰਿ ਕਰਿ ਅਧਿਕ _ਕਟਾਛ _ਦਿਖਾਵੈ। ੪0। 


ਦੰਹਰਾ” 
ਸਭ ਕਛੁ _ਟੂਟੇ ਜੁਰਤ ਹੈ ਜਾਨਿ ਲੇਹੁ ਮਨ ਮਿਤ। 
ਏ ਦ੍ਰੈ ਟੂਟੇ ਨ ਜੁਰਹਿ ਏਕੁ ਸੀਸ ਅਰੁ ਚਿਤ। ੪੧। 


ਚਰਿਤ੍ਰ ਪਾਖਿਆਨ ੧੩੩ 


ਜੇ ਇਨ੍ਹਾਂ ਨੂੰ ਹੁਣ ਮਾਰਦਾ ਹਾਂ (ਤਾਂ) ਇਹ (ਗੱਲ) ਬਾਹਰ _ਧੁਮ _ਜਾਏਗੀ ਕਿ ਹੋਰ 
ਨੂੰ (ਭੋਗ ਕਰਦਿਆਂ) ਵੇਖ ਕੇ (ਰਾਜੇ ਨੇ _ਉਸ ਨੂੰ) ਯਮਲੋਕ ਭੇਜ 


ਮਰਦ _ਨਾਲ ਇਸਤਰੀ ੯ 
ਦਿੱਤਾ ਹੈ।੩੧। 
ਚੱਪਲਾਂ 


(ਇਸ ਲਈ ਉਸ ਨੇ) ਉਨ੍ਹਾਂ ਦੋਹਾਂ ਉਤੇ ਬਾਣ ਨ ਚਲਾਇਆ ਅਤੇ ਉਥੋਂ ਫਿਰ ਘਰ ਨੂੰ 
ਪਰਤ ਆਇਆ। _(ਉਸ ਨੇ) ਹਿਰਦੇ ਮਤੀ ਨਾਲ ਭੋਗ _ਕੀਤਾ ਅਤੇ ਲੰਮਾ ਧੈ ਗਿਆ ਜਿਵੇਂ 
ਸੁਤਾ ਹੋਇਆ ਹੋਵੇ।੩੨। 

ਇਸਤਰੀ ਉਸ (ਯਾਰ) ਨਾਲ ਭੋਗ ਕਰ _ਕੇ ਚਿਤ ਵਿਚ ਬਹੁਤ ਡਰਦੀ ਹੋਈ 

ਅਤੇ ਨ ਕੇ 


ਗਈ। (ਆ ਕੇ) ਉਸੇ ਤਰ੍ਹਾਂ ਲਿਪਟ ਕੇ ਸੌਂ ਗਈ ਰਾਜੇ ਨੂੰ ਸੁਤਿਆੰਂ ਵੇਖ ਪੂ 
ਹੋਈ।੩੩। 

ਉਦੋਂ ਰਾਜੇ ਨੂੰ _ਸੁਤਿਆਂ ਵੇਖ ਕੇ ਖੁਸ਼ ਹੋਈ, ਪਰ _ਉਸ _ਮੂਰਖ ਔਰਤ ਨੇ _ਗੌਲ ਨ 
ਸਮਝੀ। ਜਾਗਦੇ ਹੋਏ ਪਤੀ ਨੂੰ ਸੁੱਤਾ ਹੋਇਆ ਸਮਝਿਆ ਅਤੇ (ਸੋਚਿਆ ਕਿ) ਰਾਜੇ ਨੇ ਮੇਰਾ 


ਭੇਦ ਕੁਝ ਨਹੀ ਪਛਾਣਿਆ।੩੪। 

ਰਾਜੇ ਨੇ ਇਸਤਰੀ ਨੂੰ ਕਿਹਾ ਕਿ ਤੂੰ ਮੈਨੂੰ ਦਸ ਕਿ ਕਿਥੇ ਗਈ ਸੀ? ਤਦ ਰਾਣੀ ਨੇ 
ਇਸ ਤਰ੍ਹਾਂ ਕਿਹਾ! ਹੇ ਪ੍ਰਾਣਾਂ ਤੋਂ _ਪਿਆਰੇ ਰਾਜਨ! ਸੁਣੌ। _੩੫। 

ਹੇ ਸ੍ਰੇਸ਼ਨ ਰਾਜਨ! ਮੈਨੂੰ ਇਕ ਆਦਤ ਪੈ ਗਈ ਹੈ ਅਤੇ ਉਹ ਵੀ ਤੁਹਾਡੇ ਸੁੌਤਿਆਂ 
ਹੋਇਆਂ ਮੈਂ ਕੀਤੀ ਹੈ। ਸਾਨੂੰ ਵਿਧਾਤਾ ਨੇ ਇਕ ਪੁੱਤਰ ਦਿੱਤਾ ਸੀ ਜੋ ਮੈਨੂੰ _ਪ੍ਰਾਣਾਂ ਤੋਂ ਪਿਆਰਾ 
ਸੀ।੩੬। 
ਦੰਹਰਾ 

ਮਰ ਪੰ ਮੀਚ ਈਂ ਇਹ ਪਿ ਉਹ ਜਿਤ ਬਧ ਟੀ ਦੀਦ ਚੀ ਕਉ 
ਮੁੜ ਧੈਦਾ ਹੋ ਜਾਏ)। ਇਸ ਕਰ ਕੇ ਤੁਸੀਂ ਮਨ ਵਿਚ ਸਚ ਜਾਣ ਲਵੋ ਕਿ ਮੈਂ ਉਹੀ ਕਰ 
ਵਾਪਸ ਆ ਗਈ ਹਾਂ।੩੭। ਰਾਜਾ ਇਸਤਰੀ ਨੂੰ ਮਾਰ ਤਾਂ ਨ ਸਕਿਆ, ਪਰ ਉਸ ਦੇ ਮਨ 
ਕਰਕ _ਨ _ਗਈ। _ਉਸ ਦਿਨ ਤੋਂ ਉਸ ਇਸਤਰੀ ਨਾਲ ਰਾਜੇ ਨੇ ਰੁਚੀ ਪੂਰਵਕ ਭੋਗ 
ਕੀਤਾ।੩੮। ਰਾਜਾ _ਵਖ _ਵਖ ਢੰਗਾਂ ਨਾਲ ਇਸਤਰੀ ਨਾਲ ਭੋਗ _ਕਰ ਕੇ ਸੁਖ ਪਾਂਦਾ ਸੀ, 
ਪਰ ਜਦ ਹੀ ਚਿਤ ਵਿਚ (ਉਹ) ਗੱਲ ਆ ਜਾਂਦੀ, ਤਾਂ ਇਕ ਘੜੀ ਲਈ ਵੀ ਭੋਗ ਨ ਕਰ 
ਸਕਦਾ।੩੯। 
ਚੱਪਣਾ 


ਦਸਦੀ। _ਗੱਲਾਂ ਗੱਲਾਂ ਨਾਲ _ਹੀ ਉਸ ਨੂੰ ਪਰਚਾਉਂਦੀ ਰਹਿੰਦੀ ਅਤੇ ਕਈ ਤਰ੍ਹਾਂ ਦੇ _ਕਟਾਖ 
ਕਰ ਕੇ ਵਿਖਾਂਦੀ ਰਹਿੰਦੀ।੪0। 
ਦੰਹਰਾ 

ਹੇ ਮਿਤਰ! ਇਹ (ਭਲੀ ਭਾਂਤ) ਮਨ ਵਿਚ ਜਾਣ ਲਵੋ ਕਿ ਸਭ ਕੁਝ ਟੁਟਿਆ ਹੋਇਆ 
ਜੁੜ ਜਾਂਦਾ ਹੈ, ਪਰ ਇਹ ਦੋ (ਚੀਜ਼ਾਂ) ਟੁਟੀਆਂ ਹੋਈਆਂ ਨਹੀਂ ਜੁੜਦੀਆਂ! ਇਕ ਸਿਰ ਅਤੇ 
ਦੂਜਾ _ਚਿਤ।੪੧। 


੧੨੪ 


ਸੀ _ਦਸਮ-ਗ੍ੰਥ _ਸਾਹਿਬ 


ਚਾਕਰ ਕੀ ਅਰੁ ਨਾਰਿ ਕੀ ਏਕੈ ਬਡੀ ਸਜਾਇ। 
ਜਿਯ ਤੇ ਕਬਹ ਨ ਮਾਰਿਯਹਿ ਮਨ ਤੇ ਮਿਲਹਿ ਭੁਲਾਇ। ੪੨। ੧। 


ਮਤੁ ਸ਼ਠਮ ਸ਼ਤ/ ੨੩੪ &੬੬7/ #ਫਲੰ/ 


ਚੱਪਾਣ? 
ਸੁਨਹੁ ਨ੍ਰਿਪਤਿ ਇਕ ਕਥਾ _ਉਚਰਿਹੌ। ਤੁਮਰੇ ਚਿਤ ਕੋ ਭਰਮੁ ਨਿਵਰਿਹੌ। 
ਤ੍ਰਿਯ ਚਰਿਤ੍ਰ ਇਕ ਤੁਮੈ ਸੁਨੈਹੋ। ਤਾ ਤੇ ਤੁਮ ਕਹ ਅਧਿਕ ਰਿਝੈਹੌ। ੧। 
ਸਹਰ _ਸਿਰੰਦ ਬਿਖੈ ਇਕ ਜੋਗੀ। ਕਾਮ ਕੇਲ ਭੀਤਰ ਅਤਿ ਭੋਗੀ। 
ਏਕ ਗ੍ਰਿਹਸਤੀ ਕੇ ਗ੍ਰਿਹ ਆਵੈ। ਤਾ ਕੀ ਤ੍ਰਿਯ ਸੋ ਭੋਗ ਕਮਾਵੈ। ੨। 


ਸੁਰਗ _ਨਾਥ _ਜੋਗੀ ਕਾ _ਨਾਮਾ। ਸ੍ਰੀ _ਛਬਿ ਮਾਨ ਮਤੀ ਵਹ _ਨਾਮਾ। 
ਵਾ ਸੌ ਨਿਸੁ ਦਿਨ ਭੋਗ ਕਮਾਵੈ। ਤਾ ਕੋ ਨਾਹ ਨਾਹਿ ਕਛੂ ਪਾਵੈ। ੩। 


ਦਹਰਾ 
ਇਕ ਦਿਨ ਜੋਗੀ ਘਰ ਹੁਤੋ ਗ੍ਰਿਹਸਤੀ ਪਹ;ਚ੍ਯਾ ਆਇ। 
ਤਾ ਸੋ ਕਹਾ ਬਨਾਇ ਤ੍ਰਿਯ ਏਕ ਚਰਿਤ ਸਮਝਾਇ। ੪। 
ਚੱਪਾਣ? 
ਕਾਢੇ ਖੜਗ ਹਾਥ ਤੁਮ ਧੈਯਹੁ। _ਦੌਰਤ ਨਿਕਟ ਸੁ ਯਾ ਕੇ _ਜੈਯਹੁ। 
ਤਾਹਿ ਸੁਨਾਇ ਬਚਨ ਇਮ ਭਾਖ੍ਯੋ। ਮੋਰੋ ਚੋਰ ਚੋਰਿ ਇਨ ਰਾਖ੍ਯੋ। _੫। 


ਦੰਹਰਾ 
ਭ੍ਰਿਤਜੁ ਤੁਹਾਰੋ ਨਾਥ ਇਹ ਤਾ ਕਹੁ ਜਾਹੁ ਦੁਰਾਇ। 
ਤਾ ਕੌ ਬਹੁਰਿ ਨਿਕਾਰਿ ਹੋ ਕਛੁ ਚਰਿਤੁ ਬਨਾਇ। ੬। 
ਚੱਪਣਾ 
ਕਹਿ ਐਸੇ ਆਇਸਹਿ ਪਠਾਯੋ। ਆਪ ਤਵਨ ਸੋ ਭੋਗ _ਕਮਾਯੋ। 
ਆਵਤ _ਪਤਿਹਿ ਦੁਰਾਯੋ ਤਾ ਕੋ। ਆਪ ਬਚਨ ਭਾਖ੍ਯੋ ਇਮਿ ਵਾ ਕੋ। _੭। 
ਸੁਨੋ ਨਾਥ ਇਕ ਕਥਾ _ਉਚਰੋ। ਤੁਮ ਤੇ ਅਧਿਕ ਚਿਤ ਮੈ ਡਰੋ। 
ਕੋਪ ਏਕ ਜੋਗੀ ਕਹ _ਜਾਗ੍ਯੋ। _ਨਿਜੁ ਚੇਲਾ ਕਹ ਮਾਰਨ _ਲਾਗ੍ਯੋ। _੮। 
ਮੈ ਜੁਗਿਯਾ ਕਹ ਦਯੋ _ਹਟਾਈ। ਵਾ ਚੇਲਾ ਕਹ ਲਯੋ _ਛਪਾਈ। 
ਚਲਹੁ ਨਾਥ ਉਠਿ ਤੁਮੈ ਦਿਖਾਊ। ਤਾ ਤੇ ਤੁਮਰੋ ਹ੍ਿਦੈ ਸਿਰਾਊ। ੯। 


ਚਰਿਤ੍ਰ ਪਾਖਿਆਨ ੧੩੫ 
ਨੌਕਰ ਅਤੇ ਇਸਤਰੀ ਲਈ ਇਹੀ ਵੱਡੀ ਸਜ਼ਾ ਹੈ ਕਿ ਇਨ੍ਹਾਂ ਨੂੰ ਜਾਨ ਤੋਂ ਕਦੇ ਨ 
ਮਾਰੀਏ ਅਤੇ ਮਨ ਤੋਂ ਭੁਲਾ ਕੇ _ਮਿਲੀਏ।8੨। 
ਏਥੇ ਗੰ ਗੰਰੇਤੂੱਪ/ੰਆਨ ਦੇ ਤੂੰਆ ਰੇਤ ਦੇ ਮੰਤ ਭੂਪ ਸੰਵਾਦ ਦੇ ਤੌਤੰਵੇ' ਗਾਰੇਤੂ ਦੀ ਸ਼ਸਪਤਨ 
ਭ ਲ੍ਭ ਹੰ/ _==/ &੬੬7/ ਜਲਦਾ/ 
ਚੱਪਣਾ 
ਹੇ ਰਾਜਨ! ਸੁਣੋ, ਇਕ _ਕਥਾ ਕਹਿੰਦਾ ਹਾਂ ਅਤੇ ਤੁਹਾਡੇ ਮਨ ਦਾ ਭਰਮ _ਦੂਰ ਕਰਦਾ 


ਹਾਂ। ਤੁਹਾਨੂੰ ਇਕ ਤ੍ਰੀਆ ਚਰਿਤ੍ਰ ਸੁਣਾਉਂਦਾ ਹਾਂ ਅਤੇ ਤੁਹਾਡੇ ਮਨ ਨੂੰ ਅਧਿਕ ਪ੍ਰਸੰਨ ਕਰਦਾ 


ਹਾਂ।੧। 


ਰਖਦਾ 


ਸਰਹਿੰਦ ਸ਼ਹਿਰ ਵਿਚ ਇਕ ਜੋਗੀ (ਰਹਿੰਦਾ ਸੀ) 


ਜੋ _ਕਾਮ-ਕ੍ਰੀੜਾ ਵਿਚ 
ਸੀ। (ਉਹ) ਇਕ _ਗ੍ਰਿਹਸਥੀ ਦੇ ਘਰ ਆਉਂਦਾ ਸੀ ਅਤੇ ਉਸ 


ਭੋਗ ਕਰਦਾ ਸੀ।੨। 


(ਉਸ) ਜੋਗੀ ਦਾ ਨਾਂ ਸੁਰਗ ਨਾਥ _ਸੀ। ਉਸ (ਇਸਤਰੀ ਦਾ) ਨਾਮ ਸ੍ਰੀ 


ਮਤੀ _ਸੀ। ਉਸ ਨਾਲ (ਉਹ ਜੋਗੀ) ਰਾਤ ਦਿਨ ਭੋਗ ਕਰਦਾ ਸੀ, (ਪਰ) ਉਸ ਦੇ ਪਤੀ 


(ਇਸ 


ਦਾ) ਕੁਝ ਪਤਾ ਨਹੀਂ _ਸੀ।੩। 


ਦੰਹਰਾ 


ਇਕ ਦਿਨ ਜੋਗੀ (ਇਸਤਰੀ ਦੇ) ਘਰ ਵਿਚ ਸੀ। 


(ਉਤੋਂ) ਗ੍ਰਿਹਸਥੀ ਆ ਪਹੁੰਚਿਆ। 


ਉਸ (ਜੋਗੀ) ਨੂੰ ਇਸਤਰੀ ਨੇ ਇਕ _ਚਰਿਤੁ (ਕਥਾ) ਬਣਾ ਕੇ ਸਮਝਾ ਦਿੱਤੀ।੪। 


ਚੱਪਲਾਂ 


ਅਤੇ _ਭਜਦੇ ਹੋਇਆਂ ਮੇਰੇ _ਪਤੀ ਕੋਲੋਂ ਲੰਘਦਾ _ਜਾਈਂ। 


(ਸੇਵਕ ਨੂੰ ਬੁਲਾ ਕੇ ਕਿਹਾਹਹੇ ਸੇਵਕ!) ਤੂੰ ਹੌਥ ਵਿਚ ਤਲਵਾਰ ਕਢ ਕੇ ਭਜ 


ਬੋਲ ਕਹੀਂ ਕਿ ਮੇਰੇ ਚੋਰ ਨੂੰ ਇਸ (ਇਸਤਰੀ) ਨੇ ਲੁਕਾ ਲਿਆ ਹੈ।੫। 


ਦੰਹਰਾ” 

ਹੇ ਸੇਵਕ! ਤੂੰ ਆਪਣੇ ਇਸ ਸੁਆਮੀ ਨੂੰ ਜਾ ਕੇ _ਲੁਕਾ। (ਮੈਂ) ਫਿਰ ਕੋਈ 
ਕੇ ਇਸ ਨੂੰ ਕਢ _ਦਿਆਂਗੀ।੬। 
ਚੱਪਲਾਂ 


ਡਰਦੀ 


ਹੇ ਪਤੀ ਦੇਵ! ਸੁਣੋ, ਇਕ _ਗੱਲ ਕਹਿੰਦੀ ਹਾਂ, ਪਰ ਤੁਹਾਡੇ ਕੋਲੋਂ ਮਨ 
ਹਾਂ। ਇਕ ਜੋਗੀ ਨੂੰ ਬਹੁਤ ਗੁੱਸਾ ਚੜ੍ਹ _ਗਿਆ ਅਤੇ ਆਪਣੇ ਚੇਲੇ 


ਲਗਾ।੮। 
ਮੈਂ ਜੋਗੀ ਨੂੰ ਤਾਂ ਹਟਾ ਦਿੱਤਾ, ਪਰ ਉਸ ਦੇ ਚੇਲੇ ਨੂੰ ਲੁਕਾ ਲਿਆ। ਹੇ ਸੁਆਮੀ! ਚਲੋ, 


ਤੁਹਾਨੂੰ 


ਵਿਖਾਵਾਂ ਅਤੇ ਤੁਹਾਡਾ ਹਿਰਦਾ _ਪੁਸੰਨ _ਕਰਾਂ।੯। 


ਜਾ 
ਉਸ ਨੂੰ ਸੁਣਾਉਂਦੇ ਹੋਇਆ ਇਹ 


ਚਰਿਤੁ ਕਰ 


ਵਿਚ ਬਹੁਤ 
ਨੂੰ ਮਾਰਨ 


੧੩੬ ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਭੁਲਾ _ਕਿਯਾ ਤੈ _ਰਾਖ੍ਯਾ _ਸੁਖਿਤ _ਕਿਯਾ _ਮੁਰ _ਚੀਤਿ। 
ਸਰਨਾਗਤ _ਦੀਜਤ ਨਹੀ _ਇਹੈ _ਬਡਨ ਕੀ _ਰੀਤਿ। ੧0। 


ਸੁਨਤ ਮਨੋਹਰ ਬਾਤ ਜੜ _ਰੀਝਿ ਗਯੋ ਮਨ ਮਾਹਿ। 
ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨਾ ਨਾਹਿ। ੧੧ ੧। 


ਮਤੁ ਸੜਨ ਅਤ) _ਤ8/ ੬2੭5/ #ਫਲੰ/ 


ਚੱਪਾਣ 
ਨਰ _ਚਰਿਤੁ ਨ੍ਰਿਪ ਨਿਕਟਿ ਉਚਾਰੋ। _ਕਹਿਯੋ ਨਾਥ _ਸੁਨੁ ਬਚਨ ਹਮਾਰੋ। 
ਦਛਿਨ ਦੇਸ ਰਾਇ ਇਕ ਰਹੈ। ਅਤਿ ਸੁੰਦਰ ਜਾ ਕੋ ਜਗ ਕਹੈ। ੧। 


ਦੰਹਰਾ 
ਦੂ ਇਸਤ੍ਰੀ ਤਾ ਕੇ ਰਹੈ ਅਮਿਤ ਰੂਪ ਕੀ ਖਾਨਿ। 
ਏਕ ਸੰਗ ਰਾਜਾ _ਰਮੈ ਅਧਿਕ ਪ੍ਰੀਤਿ ਜੀਯ _ਜਾਨਿ। ੩। 
ਏਕ ਦਿਵਸ ਦੋਊ ਤ੍ਰਿਯਾ ਨ੍ਰਿਪ ਬਰ ਲਈ _ਬੁਲਾਇ। 
ਆਖਿ _ਮੀਚਨ _ਖੇਲਤ ਭਯੋ __ਅਧਿਕ ਨੇਹ _ਉਪਜਾਇ। _੪। 
ਆਖਿ ਮੂੰਦਿ ਤ੍ਰਿਯ ਏਕ ਕੀ ਦੂਜੀ ਲਈ _ਬੁਲਾਇ। 
ਅਧਿਕ ਭੋਗ ਤਾ ਸੋ ਕਿਯਾ ਇਮਿ ਕਹਿ ਦਈ ਉਠਾਇ। ੫। 
ਐ ਰੁਚਿ ਸੋ ਤੋ ਸੋ ਰਮੋ ਰਮੋ ਨ ਯਾ ਕੇ ਸੰਗ। 
ਕੋਟਿ ਕਸਟ ਤਨ ਪੈ ਸਹੋ ਕੈਸੋਈ ਦਹੈ ਅਨੰਗ। ੬। 


ਮੂਰਖ ਰਾਨੀ ਦੁਤਿਯ ਨ ਕਛੁ ਜਾਨਤ _ਭਈ। 
ਹੋ ਲੁਕ ਮੀਚਨ ਕੀ ਖੇਲ ਜਾਨ ਜਿਯ ਮੈ ਲਈ। ੭। 


ਚਰਿਤ੍ਰ ਪਾਖਿਆਨ ੧੩੭ 


ਦੰਹਰਾ 


ਤੂੰ ਚੰਗਾ ਕੀਤਾ (ਜੋ ਇਸ ਨੂੰ) ਬਚਾਲਿਆ ਅਤੇ ਮੇਰੇ ਚਿਤ ਨੂੰ ਪ੍ਰਸੰਨ _ਕੀਤਾ। ਸ਼ਰਨਾਗਤ 


ਨੂੰ (ਵੈਰੀ ਦੇ ਹਵਾਲੇ) ਨਹੀਂ ਕੀਤਾ ਜਾਂਦਾ, ਇਹੀ _ਵੌਡਿਆਂ ਦੀ ਰੀਤ _ਹੈ।੧0। 


ਇਹ _ਸੁਖਾਵੀਂ _ਗੱੌਲ ਸੁਣ ਕੇ ਮੂਰਖ (ਪਤੀ) _ਮਨ _ਵਿਚ ਬਹੁਤ ਖੁਸ਼ ਹੋਇਆ _ਅਤੇ 
ਆਪਣੀ ਪਤਨੀ _ਨਾਲ _ਜ਼ਿਆਦਾ ਪ੍ਰੀਤ ਕਰਨ ਲਗਾ, _ਪਰ ਭੇਦ ਨੂੰ ਨ __ਪਛਾਣਿਆ।੧੧। 


/ਏਥੋਂ ਸਰੀ ਗਰੇਤੁੰਪ/ਸਆਨ ਦੇ ਤੁ ਰੇਤ ਦੋ ਮੰਤ ਭੂਪ ਸੰਵਾਦ ਦੇ ਜੱਤੀਵੇ' ਗਾਰੇਤੂ ਦੀ _ਸ਼ਮਪਤ£ 
ਭ ਡ੍ਭ ਹੈ/ _=28/ ੬੭5/ ਜਲਦਾ/ 
ਚੱਪਾਣ 
(ਮੌਤ੍ਰੀ ਨੇ) ਕਿਹਾ! ਹੇ ਰਾਜਨ! ਮੇਰੀ ਗੱਲ ਸੁਣੋ। (ਸੈਂ) ਤੁਹਾਡੇ ਕੋਲ ਇਕ 
ਚਰਿਤ੍ਰ _ਕਹਿੰਦਾ ਹਾਂ। ਦੱਖਣ ਦੇਸ ਵਿਚ ਇਕ ਰਾਜਾ ਰਹਿੰਦਾ ਸੀ। ਉਸ ਨੂੰ ਸੰਸਾਰ 
ਅਤਿ ਸੁੰਦਰ ਕਹਿੰਦੇ _ਸਨ।੧। 


ਉਸ ਨੂੰ ਮੁਖ ਤੋਂ ਸਦਾ ਪ੍ਰਿਯ ਪ੍ਰਿਯ ਬਚਨ ਬੋਲਦੀਆਂ ਸਨ ਅਤੇ ਹਰ ਰੋਜ਼ ਉਸ ਰਾਜੇ ਪਤਿ 
ਅਧਿਕ ਪ੍ਰੋਮ (ਦੀ ਭਾਵਨਾ) _ਰਖਦੀਆਂ _ਸਨ।੨। 


ਰੂ 
ਜ਼ 
ਨ 
ਰੋ 
ਭੀ 
੨ 
1 
ਕ 
੍ 


ਅਤੇ ਬਹੁਤ ਪ੍ਰੇਮ ਸਹਿਤ ਲੁਕਣ-ਮੀਟੀ (ਦੀ ਖੇਡ) ਖੇਡਣ _ਲਗਿਆ।੪। 


ਇਕ ਇਸਤਰੀ ਦੀਆਂ ਅੱਖਾਂ ਬੰਦ _ਕਰ ਕੇ ਦੂਜੀ ਨੂੰ ਬੁਲਾਇਆ ਅਤੇ ਉਸ _ਨਾਲ 
ਬਹੁਤ ਭੋਗ _ਕਰ ਕੇ ਇਹ ਕਹਿੰਦੇ ਹੋਇਆਂ ਉਠਾ _ਦਿੱਤਾ।੫। ਮੈਂ ਰੁਚੀ ਪੂਰਵਕ ਤੇਰੇ ਨਾਲ 
ਸਾੜੇ, ਪਰ ਮੈਂ (ਸਭ) ਕਸ਼ਟ ਤਨ ਉਤੇ _ਸਹਾਰਦਾ ਹਾਂ।੬। 


੭%/ਤਲ 
ਰੁਕਮ ਕੇਤੁ ਰਾਜੇ ਨੇ ਇਸ ਤਰ੍ਹਾਂ ਚਰਿਤ੍ਰ ਵਿਖਾ ਕੇ ਅਸਮਾਨ ਕਲਾ ਨੂੰ ਭੋਗ ਕੇ ਉਠਾ 


ਦਿੱਤਾ। ਦੂਜੀ ਮੂਰਖ ਰਾਣੀ ਕੁਝ ਵੀ ਜਾਣ ਨ ਸਕੀ ਅਤੇ ਇਸ ਨੂੰ (ਨਿਰੀ) ਲੁਕਣ-ਮੀਚੀ ਦੀ 
ਖੇਡ ਹੀ ਸਮਝਿਆ।੭। 


੧੩੮ ਸੀ _ਦਸਮ-ਗ੍ਰੰਥ ਸਾਹਿਬ ਚਰਿਤ੍ਰ ਪਾਖਿਆਨ ੧੩੯ 


ਚੱਪਲਾਂ ਚੱਪਲਾਂ 


ਰਤਿ ਕਰਿ ਕੈ ਤ੍ਰਿਯ ਦਈ ਉਠਾਈ। ਪੁਨਿ ਵਾ ਕੀ ਦੋਊ ਆਖਿ ਛੁਰਾਈ। 
ਅਧਿਕ ਨੇਹ _ਤਿਹ ਸੰਗ ਉਪਜਾਯੋ। ਮੂਰਖ ਨਾਰਿ ਭੇਦ ਨਹਿ _ਪਾਯੋ। ੮। ੧। 


(ਰਾਜੇ ਨੇ) ਰਤੀ-ਕ੍ਰੀੜਾ ਕਰ ਕੇ (ਉਸ) ਇਸਤਰੀ ਨੂੰ ਉਠਾ ਦਿੱਤਾ ਅਤੇ ਦੂਜੀ ਦੀਆਂ 
ਦੋਹਾਂ ਅੱਖਾਂ (ਦੀ ਪਟੀ) ਖੋਲ੍ਹ _ਦਿੱਤੀ। ਉਸ ਨਾਲ ਬਹੁਤ ਪ੍ਰੇਮ ਵਿਖਾਇਆ, ਪਰ _ਉਹ ਮੂਰਖ 


ਮਤੁ ਭਨ ਸਤ/ _=੨੫/ ੬੭੯੭ #ਫਰੰ/ 
ਚੱਪਲ? 
ਸੁਨੋ ਰਾਇ ਇਕ ਕਥਾ ਪ੍ਰਕਾਸੋ। ਤੁਮਰੇ ਚਿਤ ਕੇ ਭੂਮਹਿ ਬਿਨਾਸੋ। 
ਗੈਂਡੇ ਖਾਂ ਡੋਗਰ ਤਹ ਰਹੈ। ਫਤੇ ਮਤੀ ਤਿਹ ਤ੍ਰਿਯ ਜਗ _ਕਹੈ। ੧। 


ਤਾ ਕੇ ਮਹਿਖ ਧਾਮ ਧਨ ਭਾਰੀ। ਤਿਨ ਕੀ ਕਰਤਿ ਅਧਿਕ _ਰਖਵਾਰੀ। 
ਚਰਵਾਰੇ ਬਹੁ ਤਿਨੈ ਚਰਾਵਹਿ। ਸਾਂਝ ਪਰੈ ਘਰ ਕੋ ਲੈ ਆਵਹਿ। ੨। 


ਇਕ _ਚਰਵਾਹਾ ਸੌ _ਤ੍ਰਿਯ _ਅਟਕੀ। _ਭੂਲਿ ਗਈ ਸਭ ਹੀ ਸੁਧਿ ਘਟਕੀ। 
ਨਿਤਿਪੁਤਿ ਤਾ ਸੌ ਭੋਗ _ਕਮਾਵੈ। ਨਦੀ ਧੈਰਿ ਬਹੁਰੋ ਘਰ ਆਵੈ। ੩। 


ਡੋਗਰ ਸੋਧ ਏਕ ਦਿਨ ਲਹਿਯੋ। ਤੁਰਤੁ ਤ੍ਰਿਯਾ ਕੋ _ਪਾਛੋ __ਗਹਿਯੋ। 
ਕੇਲ ਕਰਤ ਨਿਰਖੇ ਤਹ _ਜਾਈ। ਬੈਠ ਰਹਾ ਜਿਯ ਕੋਪ ਬਢਾਈ। ੪। 


ਕਰਿ ਕਰਿ ਕੇਲਿ ਸੋਇ ਤੇ ਗਏ। ਬੇਸੰਭਾਰ ਨਿਜੁ ਤਨ ਤੇ ਭਏ। 
ਸੋਵਤ ਦੁਹੂੰਅਨ ਨਾਥ _ਨਿਹਾਰਿਯੋ। _ਕਾਢਿ ਕ੍ਰਿਪਾਨ ਮਾਰ ਹੀ _ਡਾਰਿਯੋ। _੫। 
ਦੰਹਰਾ 
ਕਾਟਿ ਮੂੰਡ ਤਾ ਕੋ ਤੁਰਤ ਤਹੀ ਬੈਠ ਛਪਿ ਜਾਇ। 
ਤਨਿਕ _ਤਾਤ _ਲੋਹੂ ਲਗੇ _ਬਾਲ _ਜਗੀ _ਅਕੁਲਾਇ। _੬। 
ਚੱਪਣਾ 
ਮੂੰਡ _ਬਿਨਾ ਨਿਜੁ ਮੀਤ _ਨਿਹਾਰਿਯੋ। ਅਧਿਕ ਕੋਪ ਚਿਤ _ਭੀਤਰ _ਧਾਰਿਯੋ। 
ਦਸੋ ਦਿਸਨ ਕਾਢੇ ਅਸਿ ਧਾਵੈ। ਹਾਥਿ ਪਰੈ ਤਿਹ ਮਾਰਿ ਗਿਰਾਵੈ। _੭। 


ਡੋਗਰ _ਛਪ੍ਯੋ ਹਾਥ ਨਹਿ _ਆਯੋ। ਢੂਢਿ ਰਹੀ ਤ੍ਰਿਯ ਨ _ਦਰਸਾਯੋ। 
ਵੈਸੇ ਹੀ ਪੈਰਿ ਨਦੀ ਕਹ ਆਈ। ਤਹਾ ਮਿਤ੍ਰ ਕਹ _ਦਿਯਾ ਬਹਾਈ। ੮। 


ਪੈਰਿ ਧਾਮ ਸਰਿਤਾ ਕਹ ਆਈ। ਪੌਢਿ ਰਹੀ ਜਨੁ _ਸਾਂਪ ਚਬਾਈ। 
ਪਾਛੇ ਤਰਿ ਡੋਗਰ ਹੂੰ _ਆਯੋ। ਮੂਰਖ ਨਾਰਿ ਭੇਦ ਨਹਿ _ਪਾਯੋ। ੯। 


ਨਾਰੀ (ਕੁਝ ਵੀ) ਭੇਦ ਨ ਸਮਝ _ਸਕੀ।੮। 

ਏਥੋਂ ਲੀ ਗੰਰੇਤੁੰਪ/ਮਿਆਨ ਦੇ ਪਰਲ ਗਾਰੇੜ੍ਰ ਦੇ ਅੰਤਾਂ ਡੁਪ ਸੰਵਾਦ ਦੇ ਘੌਤਨਿਵੇ' ਗਰੇੜਹ `ਦੀ ਸਮਘਤਨੀ 

ਭਾ ਲਭ _ਹੰ/ _=੫/ ੬੭੯/ ਚਲਦਾ/ 

ਚੱਪਾਣ 

(ਮੰਤ੍ਰੀ ਨੇ _ਕਿਹਾ-) ਹੇ ਰਾਜਨ! ਸੁਣੋ, ਮੈਂ ਇਕ ਕਥਾ ਪ੍ਰਗਟ ਕਰਦਾ ਹਾਂ (ਜਿਸ ਨਾਲ) 
ਤੁਹਾਡੇ ਚਿਤ ਦਾ ਭਰਮ ਖ਼ਤਮ ਕਰਦਾ ਹਾਂ। ਉਥੇ ਇਕ ਗੈਂਡੇ ਖਾਂ (ਨਾਂ ਦਾ) ਡੋਗਰ ਰਹਿੰਦਾ 
ਸੀ। ਉਸ ਦੀ ਇਸਤਰੀ ਨੂੰ ਲੋਕੀਂ _ਫਤੇ ਮਤੀ ਕਹਿੰਦੇ ਸਨ।੧। 

ਉਸ ਪਾਸ ਮੱਝਾਂ (ਦੇ ਰੂਪ ਵਿਚ) ਬਹੁਤ ਧਨ _ਸੀ। ਉਸ ਦੀ ਉਹ ਬਹੁਤ ਰਖਵਾਲੀ 
ਕਰਦਾ _ਸੀ। ਉਨ੍ਹਾਂ ਨੂੰ ਬਹੁਤ _ਚਰਵਾਹੇ _ਚਰਾਉਂਦੇ ਸਨ ਅਤੇ ਸ਼ਾਮ ਪੈਣ ਤੇ ਘਰ ਲੈ ਆਉਂਦੇ 
ਸਨ।੨। 


ਇਕ _ਚਰਵਾਹੇ ਨਾਲ _ਉਹ ਇਸਤਰੀ ਫਸ _ਗਈ ਅਤੇ ਆਪਣੇ ਸ਼ਰੀਰ (ਅਥਵਾ _ਘਰ) 
ਦੀ ਸਾਰੀ ਸੁਧ ਬੁਧ ਭੁਲ ਗਈ। ਉਹ ਉਸ ਨਾਲ ਹਰ ਰੋਜ਼ ਭੋਗ ਕਰਦੀ ਅਤੇ ਨਦੀ ਤਰ 
ਕੇ ਫਿਰ ਘਰ ਆ ਜਾਂਦੀ।੩। 

ਡੋਗਰ ਨੂੰ ਇਕ ਦਿਨ ਇਸ ਦੀ ਖ਼ਬਰ ਲਗ _ਗਈ ਅਤੇ ਤੁਰਤ ਇਸਤਰੀ ਦਾ _ਪਿਛਾ 
ਕੀਤਾ। ਜਾ ਕੇ ਉਸ ਨੂੰ ਕਾਮ-ਕ੍ਰੀੜਾ ਕਰਦਿਆਂ ਵੇਖਿਆ ਅਤੇ ਮਨ ਵਿਚ ਕ੍ਰੋਧ ਕਰ ਕੇ ਬੈਠ 
'ਗਿਆ।8। 


ਰਤੀ-ਕ੍ਰੀੜਾ ਕਰ ਕੇ ਉਹ ਸੌਂ ਗਏ ਅਤੇ ਸ਼ਰੀਰ ਵਜੋਂ _ਬੇਸੁਰਤ ਹੋ__ਗਏ। _(ਉਨ੍ਹਾਂ) 
ਦੋਹਾਂ ਨੂੰ ਪਤੀ ਨੇ _ਸੁਤਿਆਂ ਵੇਖਿਆ ਅਤੇ ਕ੍ਰਿਪਾਨ ਕਢ ਕੇ _(ਚਰਵਾਹੇ ਨੂੰ) ਮਾਰ _ਦਿੱਤਾ।੫। 
ਦੰਹਰਾ” 

ਉਸ _(ਚਰਵਾਹੇ) ਦਾ ਸਿਰ ਕਟ ਕੇ ਉਹ ਉਥੇ ਤੁਰਤ ਲੂਕ ਕੇ ਬੈਠ _ਗਿਆ। (ਜਦੋਂ) 
ਥੋੜਾ ਜਿੰਨਾ ਗਰਮ _ਲਹੂ _ਲਗਾ (ਤਾਂ ਉਹ) ਇਸਤਰੀ _ਘਬਰਾ _ਕੇ _ਜਾਗ _ਪਈ।੬। 
ਚੌ ਪਈ 

ਸਿਰ ਤੋਂ ਬਿਨਾ ਆਪਣੇ ਮਿਤਰ ਨੂੰ ਵੇਖ ਕੇ (ਉਸ ਨੇ) ਆਪਣੇ ਚਿਤ ਵਿਚ ਬਹੁਤ 
ਧਾਰਨ _ਕੀਤਾ। ਤਲਵਾਰ _ਕਢ ਕੇ (ਉਹ) ਚੌਹਾਂ ਪਾਸੇ _ਭਜਣ ਲਗੀ ਕਿ (ਜੇ ਕੋਈ) 
ਲਗ ਜਾਏ (ਤਾਂ) ਉਸ ਨੂੰ ਮਾਰ ਦਿਆਂ।੭। 


ਡੋਗਰ ਲੁਕਿਆ ਹੋਇਆ ਸੀ, (ਇਸ ਲਈ) ਹੱਥ ਨਹੀਂ ਲਗਾ। (ਉਹ) ਇਸਤਰੀ 
ਲਭਦੀ ਰਹੀ, (ਪਰ ਉਸ ਨੂੰ) ਨਜ਼ਰ ਨ ਪਿਆ। ਉਹ ਉਸੇ ਤਰ੍ਹਾਂ ਨਦੀ ਤਰ ਕੇ ਆ ਗਈ 
ਅਤੇ _ਉਸ (ਨਦੀ) ਵਿਚ ਮਿਤਰ ਨੂੰ ਰੁੜ੍ਹਾ _ਦਿੱਤਾ।੮। 

ਉਹ ਨਦੀ ਨੂੰ ਤਰ ਕੇ ਘਰ ਆ ਗਈ ਅਤੇ (ਇਸ ਤਰ੍ਹਾਂ) ਲੰਬੀ ਪੈ ਗਈ ਮਾਨੋ ਸੌਂਪ 
ਨੇ ਡੈੰਗਿਆ ਹੋਵੇ। ਪਿਛੋਂ ਡੋਗਰ ਵੀ (ਨਦੀ) ਤਰ ਕੇ ਆ ਗਿਆ। (ਪਰ) ਉਸ ਮੂਰਖ ਨਾਰੀ 
ਨੇ ਇਸ ਭੇਦ ਨੂੰ ਨ _ਸਮਝਿਆ।੯। 


ਕੱ 


ਸੀ _ਦਸਮ-ਗ੍ਰੰਥ _ਸਾਹਿਬ 


ਐਸ._ਭਾਤਿ ਸੋ ਕਾਲ ਬਿਹਾਨ੍ਯੋ। _ਬੀਤਾ ਰਖ _ਏਕ ਦਿਨ ਜਾਨ੍ਯੋ। 
ਤਬ ਡੋਗਰ ਇਹ ਭਾਤਿ ਉਚਾਰੋ। ਕਰੋ ਨਾਰਿ ਇਕਿ ਕਾਜ ਹਮਾਰੋਂ। ੧0। 


ਏਕ ਤ੍ਰਿਯਾ ਕਾਰਜ _ਮੁਰ _ਕੀਜਹੁ। _ਮਖਨੀ ਕਾਢਿ ਧਾਮ ਤੇ ਦੀਜਹੁ। 
ਜਾਤ _ਕਹਿਯੋ ਤਹ ਤ੍ਰਿਯ ਮੈ _ਨਾਹੀ। ਹੇਰਿ ਅੰਧੇਰ ਡਰੋ ਮਨ _ਮਾਹੀ। ੧੧। 


< 


ਡੋਗਰ ਕਹਾ ਲਗਤ ਦੁਖੁ ਮੋ _ਕੋ। ਭੂਲਿ ਗਯੋ ਵਹ ਦਿਨ ਤ੍ਰਿਯ ਤੋ ਕੋ। 
ਨਦੀ ਧੈਰਿ ਕਰਿ ਪਾਰ ਪਰਾਈ। ਜਾਰ _ਬਹਾਇ ਬਹੁਰਿ ਘਰ ਆਈ। _੧੨। 


ਚਮਕਿ ਉਠੀ ਜਬ ਬਚਨ _ਉਚਾਰੇ। ਮੋਰ ਭੇਦ ਇਨ ਸਕਲ ਨਿਹਾਰੇ। 
ਤਾ ਤੇ ਅਬ ਹੀ ਯਾਰਿ ਸੰਘਾਰੋਂ। ਮਾਰਿ ਚੋਰ ਇਹ ਗਏ ਉਚਾਰੋਂ। ੧੩। 


ਦੰਹਾਰਾ 
ਪੈਠਿ ਅੰਧੇਰੇ ਧਾਮ ਮਹਿ _ਕਾਢਿ ਲਈ _ਕਰਵਾਰਿ। 
ਨਿਜੁ ਪਤਿ ਧੈ ਹਤ ਕੇ ਨਿਮਿਤਿ ਕਰੇ ਪਚਾਸਿਕ ਵਾਰਿ। ੧੪। 
ਨਿਰਖਿ ਚਮਕ _ਤਰਵਾਰ ਕੀ ਦੁਰਯਾ _ਮਹਿਖ ਤਰ _ਜਾਇ। 
ਤਨਿਕ ਨ ਬ੍ਰਿਣ ਲਾਗਨ ਦਈ ਇਹ _ਛਲ ਗਯੋ __ਬਚਾਇ। _੧੫। 
ਪੈਰਿ ਨਦੀ ਗਈ ਮਿਤੁ ਕੋ ਆਈ ਤਹੀ ਬਹਾਇ। 
ਨਿਜੁ ਪਤਿ ਕੋ ਘਾਇਲ ਕਿਯਾ ਨੈਕ ਨ ਰਹੀ ਲਜਾਇ। ੧੬। ੧। 


ਮਤੁ ਸ਼ਭਮ ਤੁ) _=੬/ ੪੬੯੦੭ %ਫਰੰ/ 


ਦੰਹਰਾ 
ਨਰ ਚਰਿਤ੍ਰ ਨ੍ਰਿਪ ਕੇ ਨਿਕਟਿ ਮੌਤ੍ਰੀ ਕਹਾ ਬਿਚਾਰਿ। 
ਤਬੈ ਕਥਾ _ਛਤੀਸਵੀ" ਇਹ ਬਿਧਿ ਕਹੀ ਸੁਧਾਰਿ। _੧। 
ਤਵਨ ਤ੍ਰਿਯਾ ਕੋ ਤੁਰਤੁ ਹੀ ਡੋਗਰ ਘਾਉ ਉਬਾਰਿ। 
ਤਾਹਿ ਤੁਰਤੁ ਮਾਰਤ ਭਯੋ _ਗਰੇ ਰਸਹਿਯ _ਡਾਰਿ। ੨। 
ਵਾ ਰਸਿਯਾ ਕਹ ਛਾਨਿ ਕੈ ਬਾਂਧਿਸਿ ਬਰੋ ਬਨਾਇ। 
ਆਪੁ ਊਚ _ਕੂਕਤ ਭਯੋ ਲੋਗਨ ਸਭਨ _ਸੁਨਾਇ। _੩। 
ਚੱਪਣ? 
ਸਭ ਲੋਗਨ ਕਹ ਧਾਮ ਬੁਲਾਯੋ। _ਨਿਜੁ _ਦੇਹੀ ਕੋ ਘਾਵ ਦਿਖਾਯੋ। 
ਪੁਨਿ ਤਿਨ ਕੋ ਲੈ ਨਾਰਿ ਦਿਖਾਰੀ। ਰੋਇ ਕੂਕ ਊਚੇ ਕਰਿ ਮਾਰੀ। ੪। 
ਜਬ ਮੋਰੇ ਤ੍ਰਿਯ _ਘਾਵ _ਨਿਹਾਰਿਯੋ। ਅਧਿਕ ਸੋਕ ਚਿਤ ਮਾਝ _ਬਿਚਾਰਿਯੋ। 
ਭੇਦ ਪਾਇ ਦਿਯ ਮੁਹਿ ਕਹ ਟਾਰੀ। ਲੈ ਪਾਸੀ ਸੁਰ ਲੋਕ ਬਿਹਾਰੀ। ੫। 


ਚਰਿਤ੍ਰ ਪਾਖਿਆਨ ੧੪੧ 


ਇਸ ਤਰ੍ਹਾਂ ਸਮਾ ਬੀਤ _ਗਿਆ। _ਸਾਲ _ਬੀਤਿਆ ਇਕ 
ਤਦ ਡੋਗਰ ਨੇ ਇਸ ਤਰ੍ਹਾਂ ਕਿਹਾ--ਹੇ ਇਸਤਰੀ! ਮੇਰਾ ਇਕ ਕੰ 


(ਡੋਗਰ ਨੇ _ਕਿਹਾ-) ਹੇ ਇਸਤਰੀ! ਮੇਰਾ ਇਕ ਕੰਮ ਕਰੋ ਅਤੇ ਘਰੋਂ ਮੌਖਣ ਕਢ ਕੇ 
ਲਿਆ ਦਿਓ। ਉਸ ਇਸਤਰੀ ਨੇ ਕਿਹਾ ਕਿ ਮੈਂ ਨਹੀਂ ਜਾਂਦੀ, (ਕਿਉਂਕਿ ਮੈਂ) ਹਨੇਰਾ ਵੇਖ ਕੇ 
ਮਨ ਵਿਚ ਬਹੁਤ ਡਰਦੀ ਹਾਂ।੧੧। 

ਡੋਗਰ ਨੇ ਕਿਹਾ ਕਿ (ਤੇਰੇ ਨ ਕਰਨ ਤੇ) ਮੈਨੂੰ ਬਹੁਤ ਅਫ਼ਸੋਸ ਹੁੰਦਾ ਹੈ। ਹੇ ਇਸਤਰੀ! 
ਤੈਨੂੰ ਉਹ ਦਿਨ ਭੁਲ ਗਿਆ ਜਦੋਂ ਤੂੰ ਨਦੀ ਤਰ ਕੇ ਪਾਰ ਗਈ ਸੈਂ ਅਤੇ ਯਾਰ ਨੂੰ ਰੋੜ੍ਹ ਕੇ 
ਫਿਰ ਘਰ ਆਈ ਸੈਂ।੧੨। 

ਜਦ (ਡੋਗਰ ਨੇ ਇਹ) ਬੋਲ ਕਹੇ (ਤਾਂ ਉਹ) ਭੜਕ ਉਠੀ ਕਿ ਇਸ ਨੇ ਮੇਰਾ ਸਾਰਾ 
ਭੇਦ ਪਾ ਲਿਆ ਹੈ। ਇਸ ਲਈ (ਮੈਂ) ਹੁਣੇ ਹੀ ਇਸ ਯਾਰ (ਪਤੀ) ਨੂੰ ਮਾਰਦੀ ਹਾਂ ਅਤੇ 
(ਲੋਕਾਂ ਨੂੰ) ਕਹਾਂਗੀ ਕਿ ਇਸ ਨੂੰ ਚੋਰ ਮਾਰ ਗਏ _ਹਨ।੧੩। 
ਦੰਹਰਾ 


(ਉਸ ਨੇ) ਹਨੇਰ ਘਰ ਵਿਚ ਵੜ ਕੇ ਤਲਵਾਰ ਕਢ ਲਈ ਅਤੇ ਆਪਣੇ ਪਤੀ 
ਮਾਰਨ _ਲਈ ਪੰਜਾਹ ਕੁ _ਵਾਰ _ਕੀਤੇ।੧੪। (ਉਹ _ਡੋਗਰ) ਤਲਵਾਰ ਦੀ ਚਮਕ ਵੇਖ ਕੇ 
ਹੇਠਾਂ ਜਾ ਲੁਕਿਆ ਅਤੇ ਜ਼ਰਾ ਜਿੰਨਾ ਵੀ ਜ਼ਖ਼ਮ ਨ ਲਗਣ ਦਿੱਤਾ। ਇਸ ਤਰ੍ਹਾਂ ਛਲ 
(ਉਸ ਨੇ ਆਪਣੇ ਆਪ) ਨੂੰ ਬਚਾ ਲਿਆ।੧੫। ਉਹ (ਇਸਤਰੀ) ਨਦੀ ਨੂੰ ਤਰ ਕੇ 
ਮਿਤਰ ਨੂੰ ਉਥੇ ਰੋੜ੍ਹ ਕੇ ਪਰਤ ਆਈ। (ਫਿਰ) ਆਪਣੇ ਪਤੀ ਨੂੰ ਘਾਇਲ ਕੀਤਾ, ਪਰ 
ਥੋੜੀ ਜਿਹੀ ਵੀ ਸ਼ਰਮਿੰਦੀ ਨਹੀਂ _ਹੋਈ।੧੬। 


ਗੋ, 5 ”% 


/ਏਥੋ ਸੀ ਲਾਰਤੁੱਪ/ਨਆਨ ਦੇ ਪਰਖ ਲਾੰਠਤ੍ਹ ਦੇ ਅੰ ਭੂਪ ਸੰਵਾਦ ਦੇ ਛਤੰਵੇ' ਗਾੰਹਤ੍ਰ ਦੀ ਨਆਮਤਨ 
ਭ ਡ੍ਭ ਹੰ/ _=੬/ ੬੯੫੭ ਜਲਦਾ/ 


ਦੰਹਰਾ 


ਮੰਤ੍ਰੀ ਨੇ _ਰਾਜੇ ਪਾਸ ਵਿਚਾਰ ਪੂਰਵਕ ਮਰਦ ਚਰਿਤਰ ਕਿਹਾ ਅਤੇ ਫਿਰ ੩੬ਵੀਂ ਕਥਾ 
ਇਸ ਤਰ੍ਹਾਂ ਸੁਧਾਰ ਕੇ _ਕਹੀ।੧। (ਉਸ) ਡੋਗਰ ਨੇ ਉਸ ਇਸਤਰੀ ਦੇ ਵਾਰ ਤੋਂ (ਆਪਣੇ 
ਆਪ ਨੂੰ) ਬਚਾ ਕੇ ਅਤੇ ਤੁਰਤ (ਉਸ ਇਸਤਰੀ ਦੇ) ਗਲੇ ਵਿਚ ਰਸੀ ਪਾ ਕੇ ਉਸ ਨੂੰ ਮਾਰ 
ਦਿੱਤਾ।੨। ਉਸ ਨੇ ਰਸੀ ਨੂੰ ਝੌਂਪੜੀ ਨਾਲ ਚੰਗੀ ਤਰ੍ਹਾਂ ਬੰਨ੍ਹ _ਦਿੱਤਾ _ਅਤੇ _ਆਪ _ਸਾਰਿਆਂ 
ਲੋਕਾਂ ਨੂੰ ਸੁਣਾਉਣ ਲਈ ਉੱਚਾ _ਕੂਕਣ _ਲਗਾ।੩। 


ਚੱਪਾਣ 

ਉਸ ਨੇ ਸਾਰਿਆਂ ਲੋਕਾਂ ਨੂੰ ਘਰ ਬੁਲਾਇਆ ਅਤੇ ਆਪਣੇ ਸ਼ਰੀਰ ਦੇ ਜ਼ਖ਼ਮ ਵਿਖਾਏ। 
ਫਿਰ ਉਨ੍ਹਾਂ ਨੂੰ ਇਸਤਰੀ ਵਿਖਾਈ ਅਤੇ ਰੋ ਕੇ ਉੱਚੀ ਕੂਕ _ਮਾਰੀ।੪। 

(ਅਤੇ _ਕਹਿਣ ਲਗਾ) ਜਦੋਂ ਇਸਤਰੀ ਨੇ ਮੇਰੇ ਜ਼ਖ਼ਮ ਵੇਖੇ ਤਾਂ ਉਸ ਨੇ ਮਨ ਵਿਚ 
ਬਹੁਤ ਦੁਖ _ਮੰਨਾਇਆ। ਮੈਨੂੰ _ਵਖਰਿਆਂ ਕਰ ਕੇ ਟਾਲ ਦਿੱਤਾ ਅਤੇ (ਆਪ) ਫਾਂਸੀ ਲੈ ਕੇ 
ਸਵਰਗ _ਸਿਧਾਰ ਗਈ।੫। 


ਸੀ _ਦਸਮ-ਗ੍ੰਥ _ਸਾਹਿਬ 


ਦੰਹਾਰਾ 
ਦੂਧ _ਦੁਹਤ _ਕਟਿਯਾ _ਨਿਮਤਿ _ਮਹਿਖੀ _ਮਾਰਿਸ _ਮੋਹਿ। 
ਘਾਵ ਭਯੋ _ਤਰਵਾਰ ਸੋ ਕਹਾ _ਬਤਾਊ ਤੋਹ। ੬। 
ਚੱਘਣ?/ 
ਅਬ _ਆਛੋ ਤਿਹ _ਕਫਨ ਬਨੈਯੈ। ਭਲੀ _ਭਾਤਿ ਭੂਅ ਖੋਦ ਗਡੈਯੈ। 
ਹੌਹੂੰ _ਬ੍ਯਾਹ ਅਵਰ ਨਹਿ _ਕਰਿਹੌ। ਯਾ ਕੇ _ਬਿਰਹਿ ਲਾਗਿ ਕੈ ਬਰਿਹੌ। ੭। 


ਦੰਹਰਾ 
ਲੋਗਨ _ਸਭਨ ਬੁਲਾਇ ਕੈ _ਆਛੋ _ਕਫਨ _ਬਨਾਇ। 
ਦੁਰਾਚਾਰਨੀ ਨਾਰਿ ਕਹ ਇਹ ਬਿਧਿ ਦਿਯਾ ਦਬਾਇ। ੮। ੧। 
/ਇਤਾ ਸੰ ਯਾਰੇਤ੍ਹ ਲ੍ਹਯਾਨੋ ਪਰਲ ਲਾਰੈੜੂੰ ੭ ਭੂਪ ਸਲਾਦ ਸ਼ੈਤਲਵੇਂ ਲਾਓਤੂ ਸ਼ਮਮਤਨਾ 
ਮਤੁ ਨੁਭਨ ਸ੍ਤ/ _੨੭/ -੭/=/ #ਫੜੰ/ 
ਚੱਪਣਾ 
ਬਹੁਰ ਸੁ ਮੌਤ੍ਰੀ ਕਥਾ _ਉਚਾਰੀ। ਏਕ _ਤਰੁਨਿ ਜੋਬਨ ਕੀ ਭਰੀ। 
ਏਕ ਚੋਰ ਤਾ ਕਹ ਠਗ ਬਰਿਯੋ। ਅਧਿਕ ਅਨੰਦ ਦੁਹੂੰ ਚਿਤ _ਕਰਿਯੋ। _੧। 


ਰੈਨਿ ਭਏ ਤਸਕਰ ਉਠਿ _ਜਾਵੈ। ਦਿਨ ਦੇਖਤ ਠਗ _ਦਰਬੁ _ਕਮਾਵੈ। 
ਤਾ ਤ੍ਰਿਯ ਸੌ ਦੋਊ ਭੋਗ ਕਮਾਈ। ਮੂਰਖ ਭੇਦ ਪਛਾਨਤ _ਨਾਹੀ। _੨। 


ਚੱਘਣ?/ 
ਏਕ _ਰੁਮਾਲ _ਬਾਲ _ਹਿਤ _ਕਾਢਾ। ਦੁਹੂੰਅਨ ਕੇ _ਜਿਯ ਆਨੰਦ _ਬਾਢਾ। 
ਵਹ ਜਾਨੈ ਮੋਰੇ ਹਿਤ ਕੈ ਹੈ। ਚੋਰ ਲਥੈ ਮੋਹੀ ਕਹ ਦੈ ਹੈ। ੪। 


ਦੰਹਰਾ 
ਚੋਰ ਤ੍ਰਿਯਹਿ _ਪ੍ਯਾਰਾ ਹੁਤੋ ਤਾ ਕਹੁ _ਦਿਯਾ _ਰੁਮਾਲ। 
ਤਾ ਕਹੁ ਨੈਨ ਨਿਹਾਰਿ ਠਗ ਮਨ ਮੈ ਭਯਾ ਬਿਹਾਲ। ੫। 
ਚੱਪਣ? 
ਮੁਸਟ ਜੁਧ ਤਸਕਰ ਸੋ ਕਿਯੋ। _ਛੀਨ ਰੁਮਾਲ ਹਾਥ ਤੇ ਲਿਯੋ। 
ਚੋਰ ਕਹਾ ਮੋ ਤ੍ਰਿਯ ਇਹ ਕਾਢਾ। ਯੌ ਸੁਨਿ ਅਧਿਕ ਰੋਸ ਜਿਯ _ਬਾਢਾ। ੬। 


ਚਰਿਤ੍ਰ ਪਾਖਿਆਨ ੧੪੩ 
ਦੰਹਰਾ” 
ਮੈਨੂੰ ਦੁੱਧ ਚੋਣ ਵੇਲੇ ਮਝ ਨੇ ਕਟੀ ਲਈ ਮਾਰਿਆ ਹੈ। (ਉਹ ਸਟ) ਤਲਵਾਰ ਦੀ ਸਟ 
ਵਰਗੀ ਸੀ, ਮੈਂ ਤੈਨੂੰ ਕੀ ਦਸਾਂ।੬। 
ਚੱਪਾਣ 


ਹੁਣ ਉਸ ਲਈ ਸੋਹਣਾ ਜਿਹਾ ਕਫ਼ਨ ਬਣਾਇਆ ਜਾਏ ਅਤੇ ਧਰਤੀ ਪੁਟ ਕੇ ਉਸ ਨੂੰ 
ਚੰਗੀ ਤਰ੍ਹਾਂ _ਦਫ਼ਨਾਈਏ। ਮੈਂ ਵੀ ਹੁਣ ਹੋਰ ਵਿਆਹ ਨਹੀਂ ਕਰਾਂਗਾ; ਇਸ ਦੇ ਵਿਛੋੜੇ (ਦੀ 
ਅੱਗ) ਵਿਚ ਹੀ ਸੜ _ਜਾਵਾਂਗਾ।੭। 
ਦੰਹਰ” 

ਸਾਰਿਆਂ ਲੋਕਾਂ ਨੂੰ ਬੁਲਾ ਕੇ _ਅਤੇ ਚੰਗਾ _ਜਿਹਾ ਕਫ਼ਨ ਬਣਾ ਕੇ (ਉਸ) ਦੁਰਾਚਾਰੀ 


ਇਸਤਰੀ ਨੂੰ ਇਸ ਤਰ੍ਹਾਂ ਨਾਲ _ਦਫ਼ਨਾ ਦਿੱਤਾ।੮। 


/ਏੈਲੋ ਨੰ ਲਾਰਤੁੱਪ/ਮਆਨ ਦੇ ਪਰਖ ਯਾੰਠਤ ਦੇ ਹਾੰ ਭੂਪ ਸੰਵਾਦ ਏ ਸੌਤੀਵੇ' ਯਹੇੜ੍ਹ ਟੀ ਅਨਮਤੀ ਹੱਟੀ 
ਭਾ ਲਭ _ਹ/ _2੭/ -੭6=/ ਚਲਦਾ/ 


ਜੱਪਣਾ 

ਉਸ ਮੰਤ੍ਰੀ ਨੇ ਫਿਰ ਇਕ ਕਥਾ ਦਾ ਉਚਾਰਨ ਕੀਤਾ ਕਿ ਇਕ ਇਸਤਰੀ ਬਹੁਤ 
ਅਧਿਕ ਜਵਾਨ ਸੀ। ਉਸ ਨੇ ਇਕ ਚੋਰ ਅਤੇ ਇਕ _ਠਗ ਨਾਲ ਵਿਆਹ ਕਰ _ਲਿਆ। ਦੋਹਾਂ 
ਦੇ ਮਨ ਨੂੰ ਬਹੁਤ ਆਨੰਦ ਪ੍ਰਦਾਨ _ਕੀਤਾ।੧। 

ਰਾਤ ਪੈਣ ਤੇ ਚੋਰ (ਚੋਰੀ ਕਰਨ ਲਈ) ਚਲਾ ਜਾਂਦਾ ਸੀ ਅਤੇ ਦਿਨ ਵੇਲੇ ਠਗ ਪੈਸੇ 
ਕਮਾ ਲਿਆਉਂਦਾ _ਸੀ। ਉਸ ਇਸਤਰੀ ਨਾਲ ਦੋਵੇਂ ਭੋਗ _ਵਿਲਾਸ _ਕਰਦੇ ਸਨ, _(ਪਰ _ਉਹ) 
ਮੂਰਖ ਭੇਦ ਨੂੰ ਨਹੀਂ _ਪਛਾਣਦੇ _ਸਨ।੨। 

ਠਗ ਇਹ ਸਮਝਦਾ ਸੀ ਕਿ ਇਹ ਮੇਰੀ ਇਸਤਰੀ ਹੈ ਅਤੇ ਚੋਰ ਇਹ ਸਮਝਦਾ ਕਿ 
ਇਹ ਮੇਰੀ _ਹਿਤਕਾਰੀ ਹੈ। (ਉਸ) ਇਸਤਰੀ ਨੂੰ ਦੋਵੇਂ (ਆਪਣਾ) _ਸਮਝਦੇ ਸਨ ਅਤੇ ਕੋਈ 
ਵੀ ਮੂਰਖ (ਇਸ) ਭੇਦ ਨੂੰ ਨਹੀਂ ਸਮਝਦਾ _ਸੀ।੩। 
ਜੱਪਣਾ 

ਉਸ ਇਸਤਰੀ ਨੇ ਪ੍ਰੇਮ ਨਾਲ _ਇਕ _ਰੁਮਾਲ _ਕਢਿਆ। (ਉਸ ਰੁਮਾਲ ਨੂੰ ਵੇਖ 
ਦੋਹਾਂ ਦੇ ਮਨ ਵਿਚ ਬਹੁਤ ਖੁਸ਼ੀ ਹੋਈ। ਉਹ (ਠਗ) ਸਮਝਦਾ ਕਿ ਇਹ ਮੇਰੇ ਲਈ ਹੈ 
ਚੋਰ ਸਮਝਦਾ _ਕਿ ਮੈਨੂੰ _ਦੇਵੇਗੀ।੪। 


ਦੰਹਰਾ 


ਕੇ) 
ਅਤੇ 


ਹੋਰ ਗੁੱਸਾ ਵਧਿਆ।੬। 


ਸੀ _ਦਸਮ-ਗ੍ਰੰਥ _ਸਾਹਿਬ 


ਆਪੁ ਬੀਚ _ਗਾਰੀ ਦੋਊ ਦੇਹੀ। ਦਾਤਿ ਨਿਕਾਰ ਕੇਸ ਗਹਿ _ਲੇਹੀ। 
ਲਾਤ _ਮੁਸਟ ਕੇ ਕਰੈ ਪ੍ਰਹਾਰਾ। _ਜਾਨੁਕ ਚੋਟ ਪਰੈ _ਘਰਿਯਾਰਾ।੭। 


ਦੋਊ ਲਰਿ ਇਸਤ੍ਰੀ ਪਹਿ ਆਏ। ਅਧਿਕ ਕੋਪ ਹੈ ਬਚਨ ਸੁਨਾਏ। 
ਠਗ ਤਸਕਰ ਦੁਹੂੰ ਬਚਨ ਉਚਾਰੀ। ਤੈ ਇਹ ਨਾਰਿ ਕਿ ਮੋਰੀ ਨਾਰੀ। ੮। 


(ਪਿ 


ਹਾਰ” 
ਸੁਨ ਤਸਕਰ ਠਗ ਮੈ ਕਹੋਂ ਹੌ ਤਾਹੀ ਕੀ ਨਾਰਿ। 
ਜੋ ਛਲ ਬਲ ਜਾਨੈ ਘਨੋ ਜਾ ਮੈ `ਬੀਰਜ ਅਪਾਰ। ੯। 
ਬਹੁਰਿ ਬਾਲ ਐਸੇ ਕਹਾ ਸੁਨਹੁ ਬਚਨ _ਮੁਰ ਏਕ। 
ਸੋ ਮੋ ਕੋ ਇਸਤ੍ਰੀ ਕਰੈ ਜਿਹ ਮਹਿ ਹੁਨਰ ਅਨੇਕ। ੧0। 


ਚੱਪਲਾਂ 
ਸੁਨਿ ਬਾਲਾ ਮੈ ਬੈਨ ਤਿਹਾਰੋ। ਅਬ ਪੌਰਖ ਤੈ ਦੇਖੁ ਹਮਾਰੋਂ। 
ਅਧਿਕ ਬੀਰਜ ਜਾ ਮੈ ਜਿਯ ਧਰਿ _ਹੈ। ਤਾਹੀ ਕਹ ਅਪਨੋ ਪਤਿ ਕਰਿ _ਹੈ। ੧੧। 


ਠਗ ਬਚ _ਭਾਖਿ ਨਗਰ ਮਹਿ ਗਯੋ। ਇਸਥਿਤ ਏਕ ਹਾਟ ਪਰ _ਭਜਯੋ। 
ਮੁਹਰੈ ਸਕਲ ਦ੍ਰਿਸਟਿ ਤਹ _ਧਰੀ। __ਸਾਹੁ ਭਏ ਇਹ ਭਾਤਿ ਉਚਰੀ। ੧੨। 


ਦੰਹਰਾ 
ਐਸ _ਭਾਤਿ _ਉਚਰਤ ਭਯਾ ਹ੍ਹੈ _ਢੀਲੋ__ਸਰਬੰਗ। 
ਮੁਹਰਨ ਕੋ ਸੌਦਾ ਕਰੌ ਸਾਹੁ _ਤਿਹਾਰੇ ਸੰਗ। _੧੩। 
ਮਦਨ ਰਾਇ ਠਗ ਇਮ ਕਹੀ ਮਨ ਮੈ ਮੌਤੂ ਬਿਚਾਰਿ। 
ਲੈ ਮੁਹਰੈ ਰੁਪਯਾ ਦੇਵੋ ਤੁਮ ਕਹ ਸਾਹ _ਸੁਧਾਰਿ। ੧੪। 


ਚੱਪਲਾਂ 
ਸਾਹ _ਬੈਨਿ ਸੁਨ ਪਾਯੋ। _ਕਾਢਿ ਅਸਰਫੀ ਧਨੀ ਕਹਾਯੋ। 


ਯੌ_ਜਬ 
ਠਗ ਕੀ ਦ੍ਰਿਸਟਿ ਜਬੈ ਤੇ ਪਰੀ। ਸਭ ਸਨ ਕੀ ਮਨ ਭੀਤਰਿ _ਧਰੀ। _੧੫। 


ਮੁਹਿਰੈ _ਡਾਰਿ _ਗੁਥਰਿਯਹਿ ਲਈ। _ਅਧਿਕ ਮਾਰਿ _ਬਨਿਯਾ ਕਹ _ਦਈ। 
ਊਚੇ ਸੋਰ ਕਰਾ ਪੁਰ ਮਾਹੀ। ਮੈ ਮੁਹਰਨ ਕਹ _ਬੇਚਤ _ਨਾਹੀ। _੧੬। 


ਸੋਰ ਸੁਨਤ ਪੁਰ ਜਨ ਸਭ _ਧਾਏ। ਵਾ ਬਨਿਯਾ ਠਗ ਕੇ ਢਿਗ ਆਏ। 
ਮੁਸਟ ਜੁਧ _ਨਿਰਖਤ _ਅਨੁਰਾਗੇ। _ਤਿਹ _ਦੁਹੂੰਅਨ ਕਹ _ਪੂਛਨ _ਲਾਗੇ। _੧੭। 


ਤੁਮ ਕ੍ਯੋ ਜੁਧ ਕਰਤ ਹੋ ਭਾਈ। ਹਮੈ ਕਹਹੁ ਸਭ ਬ੍ਰਿਥਾ ਸੁਨਾਈ। 
ਦੁਹੂੰਅਨ ਕਹ ਅਬ ਹੀ ਗਹਿ _ਲੈਹੈ। ਲੈ ਕਾਜੀ ਪੈ _ਨ੍ਯਾਇ ਚੁਕੈਹੈ। ੧੮। 


ਚਰਿਤ੍ਰ ਪਾਖਿਆਨ ੧੪੫ 


ਦੋਵੇਂ ਆਪਸ _ਵਿਚ ਗਾਲ੍ਹਾਂ ਦੇਣ ਲਗੇ ਅਤੇ ਦੰਦ ਪੀਂਹਦੇ ਹੋਇਆਂ (ਇਕ ਦੂਜੇ ਦੇ) 
ਵਾਲ ਫੜ _ਲਏ। ਲੱਤਾਂ ਅਤੇ _ਮੁਕਿਆਂ ਦੇ ਵਾਰ ਕਰਨ ਲਗੇ, _ਮਾਨੋ _ਘੜਿਆਲ ਉਤੇ _ਸੌਟਾਂ 
ਪੈਂਦੀਆਂ ਹੋਣ।੭। 

ਹੁਤ ਕ੍ ਹੋ ਕੇ ਕਹਿਣ 
ਦੀ ਇਸਤਰੀ ਹੈਂ ਜਾਂ _ਮੇਰੀ।੮। 


ਹੇ ਚੋਰ ਅਤੇ ਠਗ! ਸੁਣੋ, ਮੈਂ ਕਹਿੰਦੀ ਹਾਂ ਕਿ ਮੈਂ ਉਸ ਦੀ ਨਾਰੀ ਹਾਂ ਜੋ ਬਹੁਤ 
ਅਧਿਕ ਛਲ _ਬਲ ਜਾਣਦਾ ਹੈ ਅਤੇ ਜਿਸ ਵਿਚ ਅਪਾਰ ਸ਼ਕਤੀ ਹੈ। ੯। ਫਿਰ ਇਸਤਰੀ ਨੇ 
ਇਸ ਤਰ੍ਹਾਂ ਕਿਹਾ ਕਿ ਮੇਰੀ ਇਕ ਗੱਲ ਸੁਣੋ। ਮੈਨੂੰ ਉਹੀ ਆਪਣੀ ਇਸਤਰੀ ਸਮਝੇ ਜਿਸ 
ਵਿਚ ਅਨੇਕ ਹੁਨਰ _ਹੋਣ।੧0। 


ਜੱਪਣਾ 

ਹੇ ਇਸਤਰੀ! ਮੈਂ ਤੇਰੇ ਬੋਲ ਸੁਣੇ ਹਨ। ਹੁਣ ਤੂੰ ਸਾਡੀ ਸ਼ਕਤੀ ਨੂੰ ਵੇਖ ਜਿਸ ਦੇ 
ਜੀਅ (ਭਾਵ! ਸ਼ਰੀਰ) ਵਿਚ ਜ਼ਿਆਦਾ ਬਲ ਹੋਵੇ, ਉਸੇ ਨੂੰ ਆਪਣਾ ਪਤੀ ਮੰਨ _ਲੈ।੧੧। 

ਠਗ ਬਚਨ ਬੋਲ ਕੇ ਨਗਰ ਵਿਚ ਚਲਾ ਗਿਆ ਅਤੇ ਇਕ ਦੁਕਾਨ ਵਿਚ ਜਾ ਕੇ 
ਗਿਆ। ਉਸ ਨੇ (ਦੁਕਾਨ ਵਿਚਲੀਆਂ) ਸਾਰੀਆਂ ਮੋਹਰਾਂ ਨੂੰ ਵੇਖਿਆ ਅਤੇ ਸ਼ਾਹੂਕਾਰ ਨੂੰ 
ਤਰ੍ਹਾਂ ਕਹਿਣ _ਲਗਾ।੧੨। 
ਦੰਹਰਾ 

ਹਰ ਪ੍ਰਕਾਰ ਦੀ _ਸ਼ਾਲੀਨਤਾ ਸਹਿਤ ਇਸ ਤਰ੍ਹਾਂ ਕਹਿਣ ਲਗਾ ਕਿ ਹੇ ਸ਼ਾਹੂਕਾਰ! ਮੈਂ 
ਤੁਹਾਡੇ ਨਾਲ ਮੋਹਰਾਂ ਦਾ ਸੌਦਾ ਕਰਨਾ ਚਾਹੁੰਦਾ ਹਾਂ।੧੩। ਮਦਨ ਰਾਇ ਠਗ ਨੇ ਮਨ ਵਿਚ 
ਵਿਚਾਰ ਕੇ ਇਸ ਤਰ੍ਹਾਂ ਕਿਹਾ ਕਿ ਹੇ ਸ਼ਾਹੂਕਾਰ! (ਮੈਂ) ਤੁਹਾਨੂੰ ਮੋਹਰਾਂ ਲ!1 ਕੇ ਰੁਪਏ ਦਿੰਦਾ 
ਹਾਂ।੧੪। 


ਚੱਪਲਾਂ 


ਜਦ ਸ਼ਾਹੂਕਾਰ ਨੇ ਇਸ ਤਰ੍ਹਾਂ _ਗੌਲ ਸੁਣੀ ਤਾਂ ਅਸ਼ਰਫੀਆਂ ਕਢ _ਕੇ ਆਪਣੇ _ਧਨੀ 
ਹੋਣ ਨੂੰ ਜਣਾਇਆ। ਜਦੋਂ ਠਗ _ਦੀ ਦ੍ਰਿਸ਼ਟੀ ਉਨ੍ਹਾਂ ਉਤੇ ਪਈ। _ਤਾਂ ਸਾਰੀਆਂ ਦੇ ਸੰਨ ਮਨ 
ਵਿਚ ਰਖ ਲਏ।੧੫। 

ਮੋਹਰਾਂ ਨੂੰ ਗੁੱਥੀ ਵਿਚ ਪਾ ਲਿਆ ਅਤੇ _ਬਨੀਏ _ਦੀ ਬਹੁਤ ਮਾਰ _ਕੁਟਾਈ _ਕੀਤੀ। 
(ਠਗ _ਨੇ) ਨਗਰ _ਵਿਚ ਬਹੁਤ ਰੌਲਾ ਪਾਇਆ ਕਿ ਮੈਂ ਮੋਹਰਾਂ ਨਹੀਂ _ਵੇਚਣੀਆਂ _ਹਨ।੧੬। 


ਸ਼ੋਰ ਸੁਣ ਕੇ ਸਾਰੇ ਨਗਰ ਵਾਸੀ ਉਸ _ਬਨੀਏ ਅਤੇ ਠਗ _ਕੋਲ ਆ _ਗਏ। _ਮੁਕਿਆਂ 
ਦਾ ਯੁੱਧ ਵੇਖ ਕੇ ਪ੍ਰੇਮ ਪੂਰਵਕ ਦੋਹਾਂ ਨੂੰ ਪੁਛਣ _ਲਗੇ।੧੭। 

ਹੇ ਭਰਾਵੋ! ਤੁਸੀਂ ਕਿਉਂ ਲੜ ਰਹੇ _ਹੋ। (ਤੁਸੀਂ) ਸਾਨੂੰ ਆਪਣੀ ਸਾਰੀ ਗੱਲ _ਦਸੋ। 
(ਤੁਹਾਨੂੰ) ਦੋਹਾਂ ਨੂੰ ਫੜ ਕੇ ਹੁਣ ਕਾਜ਼ੀ ਪਾਸ ਲੈ ਜਾ ਕੇ ਇਨਸਾਫ਼ ਕਰਾਉਂਦੇ ਹਾਂ।੧੮। 


੧੪੬ ਸੀ _ਦਸਮ-ਗ੍ਰੰਥ ਸਾਹਿਬ 


ਸੁਨਤ ਬਚਨ _ਉਦਿਤ ਠਗ _ਭਯੋ। _ਤਾ ਕਹ ਲੈ ਕਾਜੀ ਪਹ _ਗਯੋ। 
ਅਧਿਕ ਦੁਖਿਤ ਹ੍ਹੈ ਦੀਨ ਪੁਕਾਰੋ। _ਕਰਿ ਕਾਜੀ ਤੈ ਨ੍ਯਾਇ _ਹਮਾਰੋ। _੧੯। 


ਦੰਹਰਾ 
ਤਬ ਲਗਿ ਬਨਿਯਾ ਹੈ ਦੁਖੀ ਇਮਿ ਕਾਜੀ ਸੋ ਬੈਨ। 
ਹਮਰੌ ਕਰੌ _ਨਿਯਾਇ ਤੁਮ ਕਹਿਯੋ ਸੂਵਤ ਜਲ _ਨੈਨ। ੨0। 
ਚੱਪਲ? 
ਸੁਨੁ ਕਾਜੀ ਜੂ ਬਚਨ _ਹਮਾਰੇ। _ਕਲਾਮੁਲਾ ਕੀ ਆਨਿ _ਤਿਹਾਰੇ। 
ਖੁਦਾਇ _ਸੁਨੌਗੇ ਦਾਦ _ਹਮਾਰੋ। ਹੂਹੈਹੋ _ਦਾਵਨਗੀਰ _ਤੁਹਾਰੋ। _੨੧। 
ਦੰਹਾਰਾ 
ਅਧਿਕ ਦੀਨ ਹ੍ਹੈ ਠਗ _ਕਹਿਯੋ _ਸੁਨੁ ਕਾਜਿਨ ਕੇ _ਰਾਇ। 
ਹਮ ਪੁਕਾਰ ਤੁਮ ਪੈ ਕਰੀ ਹਮਰੋ ਕਰੋਂ ਨ੍ਯਾਇ। ੨੨। 
ਚੱਪਣ? 
ਤਬ ਕਾਜੀ ਜਿਯ ਨ੍ਯਾਇ _ਬਿਚਾਰਿਯੋ। ਪ੍ਰਗਟ _ਸਭਾ ਮੈਂ _ਦੁਹੂੰ _ਉਚਾਰਿਯੋ। 
ਜੋ ਮੁਹਰਨ ਕੇ ਸਨਹਿ _ਬਤਾਵੈ। ਸੋ _ਸਭ ਆਜੁ _ਅਸਰਫੀ ਪਾਵੈ। ੨੩। 


ਸਨ ਮੁਹਰਨ ਕੋ _ਬਨਿਕ ਨ ਜਾਨੋ। ਮੂੰਦਿ ਰਹਾ ਮੁਖ ਕਛੁ ਨ ਬਖਾਨੋ। 
ਰੋਇ ਪੀਟ ਕਰਿ ਕਰਤ ਪੁਕਾਰਾ। _ਹਾਹਾ _ਕਿਯਸਿ ਕਹਾ _ਕਰਤਾਰਾ। ੨੪੧ 
ਦੰਹਰਾ 
ਮੁਹਰ ਅਕਬਰੀ ਏਕ _ਸਤ _ਜਹਾਂਗੀਰੀ ਸੈ _ਦੋਇ। 
ਸਾਹਿ ਜਹਾਨੀ ਚਾਰਿ ਸੈ ਦੇਖ ਲੇਹੁ ਸਭ ਕੋਇ। ੨੫। 
ਚੱਪਾਣ? 
ਸਭਾ ਬੀਚ ਜਬ _ਮੁਹਰ ਉਘਾਰੀ। ਸੋ _ਨਿਕਰੀ ਜੋ __ਠਗਹਿ _ਉਚਾਰੀ। 
ਕਾਜੀ ਛੀਨਿ ਸਾਹੁ ਤੇ _ਲੀਨੀ। ਲੈ ਤਸਕਰ ਕੇ ਕਰ ਮੈ ਦੀਨੀ। ੨੬। 


ਦੰਹਰਾ 


ਚੱਪਣਾ 
ਠਗ ਲੈ ਕੈ ਮੁਹਰੈ ਘਰ ਆਯੋ। _ਤਿਨ ਕਾਜੀ ਕਛੁ ਨ੍ਯਾਇ ਨ ਪਾਯੋ। 
ਬਨਿਯਾ _ਕਾਢਿ ਸਦਨ ਤੇ ਦੀਨਾ। ਝੂਠੇ ਤੇ ਸਾਚਾ ਠਗ _ਕੀਨਾ। ੨੮। 


ਚਰਿਤ੍ਰ ਪਾਖਿਆਨ ੧੪੭ 


ਗੌਲ ਸੁਣਦਿਆਂ ਹੀ ਠਗ ਤਿਆਰ ਹੋ ਗਿਆ ਅਤੇ ਉਸ (ਬਨੀਏ) ਨੂੰ ਲੈ ਕੇ ਕਾਜ਼ੀ 
ਪਾਸ _ਗਿਆ। ਅਤਿ ਅਧਿਕ ਦੁਖੀ ਅਤੇ _ਨਿਮਰਤਾਵਾਨ ਹੋਂ ਕੇ _ਕਹਿਣ ਲਗਾ! ਹੇ 
ਤੁਸੀਂ ਸਾਡਾ ਇਨਸਾਫ਼ ਕਰੋ।੧੯। 


ਦੰਹਰਾ 


ਹੇ ਕਾਜੀ ਜੀ! ਸਾਡੀ ਗੱਲ ਸੁਣੋ। ਤਹਾਨੂੰ _“ਕਲਾਮੁਲਾ” (ਖ਼ੁਦਾ ਦੇ ਕਲਾਮ, ਭਾਵ ਕੁਰਾਨ) 
ਦੀ _ਕਸਮ। ਖੁਦਾ ਸਾਡੀ ਫ਼ਰਿਆਦ _ਸੁਣੇਗਾ। _ਅਸੀਂ ਤੁਹਾਡਾ ਲੜ ਫੜਿਆ ਹੈ।੨੧। 
ਦੰਹਰਾ 

ਬਹੁਤ ਨਿਮਾਣਾ ਹੋਕੇ _ਠਗ ਨੇ ਕਿਹਾ! ਹੇ ਕਾਜ਼ੀਆਂ ਦੇ ਸ਼ਿਰੋਮਣੀ! ਅਸੀਂ ਤੁਹਾਡੇ 
ਕੋਲ ਪੁਕਾਰ _ਕੀਤੀ ਹੈ, _ਸਾਡਾ ਨਿਆਂ _ਕਰੋ।੨੨। 
ਚੱਪਾਣਾ 

ਤਦ ਕਾਜ਼ੀ ਨੇ ਮਨ ਵਿਚ _ਨਿਆਂ (ਕਰਨ ਬਾਰੇ) ਸੋਚਿਆ (ਅਤੇ ਫਿਰ) ਸਭਾ ਵਿਚ 
ਦੋਹਾਂ ਨੂੰ ਸਾਫ਼ ਕਿਹਾ ਕਿ ਜੋ ਮੋਹਰਾਂ ਦੇ ਸੰਨ _ਦਸੇਗਾ, ਉਹੀ ਅਜ ਸਾਰੀਆਂ ਮੋਹਰਾਂ ਪ੍ਰਾਪਤ 
ਕਰ ਲਵੇਗਾ।੨੩। 

ਮੋਹਰਾਂ ਦੇ ਸੰਨ ਬਨੀਆ ਨਹੀਂ ਜਾਣਦਾ ਸੀ। ਉਹ ਚੁਪ ਕਰ ਰਿਹਾ, ਮੂੰਹੋਂ ਕੁਝ ਨ ਕਹਿ 
ਸਕਿਆ। ਰੋ ਪਿਟ ਕੇ ਪੁਕਾਰਨ ਲਗਾ _ਕਿ ਹੇ ਕਰਤਾਰ! ਤੂੰ ਇਹ ਕੀ ਕੀਤਾ _ਹੈ।੨੪। 


ਦੰਹਰਾ 


ਜਦ ਸਭਾ ਵਿਚ ਮੋਹਰਾਂ ਨੂੰ ਵਿਖਾਇਆ ਗਿਆ (ਤਾਂ) ਉਹ ਉਸੇ ਤਰ੍ਹਾਂ ਦੀਆਂ 
ਨਿਕਲੀਆਂ, _ਇਸ ਤਰ੍ਹਾਂ ਦੀਆਂ _ਠਗ ਨੇ _ਦਸੀਆਂ _ਸਨ। ਕਾਜ਼ੀ ਨੇ (ਉਹ ਮੋਹਰਾਂ) ਸ਼ਾਹ ਤੋਂ 
ਖੋਹ ਲਈਆਂ ਅਤੇ ਲੈ ਕੇ ਠਗ ਦੇ ਹੱਥ ਵਿਚ ਦੇ _ਦਿੱਤੀਆਂ।੨੬। 
ਦੰਹਰਾ” 

ਕਾਜ਼ੀ ਦਾ ਜਸ ਪਸਰ ਗਿਆ ਅਤੇ ਠਗ _ਨੇ ਸਾਰੇ ਪਿੰਡ ਵਿਚ ਦਸ ਦਿੱਤਾ ਕਿ (ਕਾਜ਼ੀ 
ਨੇ) ਉਮਰ _ ਖਿਤਾਬ _(ਖ਼ਲੀਫ਼ਾ) ਵਰਗਾ ਸਾਡਾ _ਨਿਆਂ ਕੀਤਾ ਹੈ।੨੭। 


ਚੱਪਲਾਂ 

ਠਗ ਮੋਹਰਾਂ ਲੈ ਕੇ ਘਰ ਆਇਆ, ਪਰ ਉਹ ਕਾਜ਼ੀ ਇਸ ਇਨਸਾਫ਼ (ਦੇ ਭੇਦ ਨੂੰ) ਨ 
ਸਮਝ _ਸਕਿਆ। (ਉਸ ਨੇ) ਬਨੀਏ ਨੂੰ (ਆਪਣੇ) ਘਰੋ' ਕਢ ਦਿੱਤਾ ਅਤੇ ਝੂਠੇ ਠਗ ਨੂੰ _ਸੌਚਾ 
ਸਿੱਧ ਕਰ _ਦਿੱਤਾ।੨੮। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਠਗਹਿ _ਅਸਰਫੀ ਸਾਤ ਸੈ ਕਰ ਦੀਨੀ _ਨਰਨਾਹਿ। 
ਤਾ ਤ੍ਰਿਯ ਪਹਿ ਲੈ ਆਇਯੋ ਅਪਨੇ ਘਰ ਕੇ ਮਾਹਿ। ੨੯। ੧। 


ਮਤੁ ਨੁਭ# ਸ਼ਤ/ =੮/ -੭੩੨/ #ਫਲੰ/ 


ਚੱਪਣਾ 
ਰੈਨ ਭਈ ਤਸਕਰ ਉਠਿ _ਧਾਯੋ। ਸਕਲ ਸ੍ਹਾਨ ਕੋ ਭੇਸ _ਬਨਾਯੋ। 
ਸਾਹਿਜਹਾਂ ਕੇ ਗ੍ਰਿਹ ਪਗ _ਧਾਰਿਯੋ। _ਗਪੈ _ਕਹਤ _ਗਪਿਅਹਿ _ਨਿਹਾਰਿਯੋ। _੧। 
ਏਦਿਲ ਸਾਹ ਨਾਮ ਤਸਕਰ _ਬਰ। ਆਯੋ _ਸਾਹਿਜਹਾਂ ਜੂ ਕੇ _ਘਰ। 
ਰਾਜ ਮਤੀ ਨਾਰੀ ਹਿਤ ਗਯੋ __ਤਹ। ਰਾਜਨ ਕੋ ਰਾਜਾ ਸੋਵਤ ਜਹ। ੨। 


ਮਾਵੀਯਾ 
ਬਹੁਰੋ ਤਰਵਾਰਿ ਨਿਕਾਰਿ ਕੈ ਚੋਰ ਸੁ ਵਾ ਗਪਿਯਾ ਕਹ ਮਾਰਿ ਲਿਯੋ। 
ਫੁਨਿ ਲਾਲ ਉਤਾਰਿ ਲਯੋ __ਪਗਿਯਾ _ਜੁਤ ਫੋਰਿ ਇਜਾਰ ਪੇ ਅੰਡ ਦਿਯੋ। 
ਤਬ _ਸੂਥਨਿ ਸਾਹੁ ਉਤਾਰ ਦਈ ਸਭ _ਬਸਤ੍ਰਨ ਕੋ ਤਿਨ ਹਾਥ _ਕਿਯੋ। 
ਫੁਨਿ ਗੋਸਟਿ ਬੈਠਿ ਕਰੀ ਤਿਹ ਸੌ ਤ੍ਰਿਯ ਕੇ ਹਿਤ ਕੈ ਕਰਿ ਗਾੜ ਹਿਯੋ। ੩। 


ਦੰਹਰਾ 
ਸਾਹ _ਲਖਾ _ਬੀਰਜ _ਗਿਰਾ ਕੀਨੀ ਦੂਰਿ _ਇਜਾਰ। 
ਬਸਤ੍ਰ _ਪਗਰਿਯਾ _ਲਾਲ _ਜੁਤ _ਕੀਨੇ ਚੋਰ _ਸੰਭਾਰ। _੪। 


ਦੱਖਣ? 
ਬੈਠਿ ਚੋਰੁ ਅਸਿ ਕਥਾ ਪ੍ਰਕਾਸੀ। ਏਕ ਚੋਰ ਦੂਜੋ ਧਰ ਫਾਸੀ। 
ਏਕ ਨਾਰਿ ਸੋ ਕੇਲ ਕਮਾਵੈ। ਅਪਨੀ ਜਾਨਿ ਅਧਿਕ ਸੁਖਿ ਪਾਵੈ। ੫। 
ਦੰਹਰਾ 
ਦਿਨ ਤਸਕਰ ਤਾ ਸੌ ਰਮਤ ਦਰਬ _ਠਗਨ _ਠਗ _ਜਾਇ। 
ਰੈਨਿ ਚੋਰ ਚੋਰਤ ਗ੍ਰਿਹਨ ਤਾਹਿ ਮਿਲਤ ਠਗ _ਆਇ। ੬। 


ਚੱਪਣਾ 
ਹੋਡ ਰੁਮਾਲ ਹੇਤ ਤਿਨ ਪਰੀ। __ਮੁਹਰ ਸਾਤ ਸੈ ਠਗਹੂੰ ਹਰੀ। 
ਪੁਨ ਬਾਰੀ ਤਸਕਰ ਕੀ ਆਈ। ਤੁਮੈ ਕਥਾ ਸੋ ਕਹੋ ਸੁਨਾਈ। ੭। 


ਚਰਿਤ੍ਰ ਪਾਖਿਆਨ ੧੪੯ 


ਦੰਹਰਾ 
(ਸੰਤੀ ਨੇ ਕਿਹਾ!) ਹੇ ਰਾਜਨ! ਠਗ ਨੂੰ ਸਤ ਸੌ ਅਸ਼ਰਫੀਆਂ ਕਾਜ਼ੀ ਨੇ ਦੇ ਦਿੱਤੀਆਂ 
ਅਤੇ ਉਸ ਨੇ ਆਪਣੇ ਘਰ ਵਿਚ ਲਿਆ ਕੇ ਇਸਤਰੀ ਨੂੰ ਦੇ ਦਿੱਤੀਆਂ।੨੯। 
/ਏਥੋ ਨੰ ਗਾਨਤੂੰਪ/ਆਨ ਦੇ ਤੁੰਆ ਲਾਰੇ ਦੇ ਮਤਾਂ ਭੂਪ ਸੰਵਾਦ ਦੇ ਅਠਤਵੀਣ ਲਨ ਦੀ ਼ਮਪਤੀ 
ਭਾ ਲਭ _ਹੈ/ _=੮/ -੭੩੨/ ਚਜਲਦਾ/ 
ਚੱਪਣਾ 
ਰਾਤ ਹੋਈ ਤਾਂ ਚੋਰ ਉਠ ਕੇ ਤੁਰ ਪਿਆ। ਸਾਰਾ ਭੇਸ ਕੁੌਤੇ ਵਰਗਾ _ਬਣਾ _ਲਿਆ। 
ਸ਼ਾਹਜਹਾਨ ਦੇ _ਘਰ ਜਾ ਵੜਿਆ ਅਤੇ ਉਥੇ _ਗੱਪਾਂ ਮਾਰਦੇ _ਗਾਲੜੀ ਨੂੰ _ਵੇਖਿਆ।੧। 
ਉਸ ਚੋਰ ਦਾ ਨਾਂ ਏਦਿਲ ਸ਼ਾਹ _ਸੀ। ਉਹ ਸ਼ਾਹਜਹਾਨ ਦੇ ਘਰ ਆ ਪਹੁੰਚਿਆ। ਉਹ 
ਰਾਜ ਮਤੀ ਇਸਤਰੀ ਲਈ ਉਥੇ ਜਾ ਪਹੁੰਚਿਆ ਜਿਥੇ _ਰਾਜਿਆਂ ਦਾ ਰਾਜਾ ਸੁੱਤਾ ਪਿਆ 
ਸੀ।੨। 


੭ਾਵੀਯਾ 


ਦੰਹਰਾ” 

ਬਾਦਸ਼ਾਹ ਨੇ (ਜਦੋਂ) ਵੇਖਿਆ ਕਿ (ਸਲਵਾਰ ਉਤੇ) ਬੀਰਜ ਡਿਗਿਆ ਹੈ (ਤਾਂ) ਸਲਵਾਰ 
ਉਤਾਰ ਕੇ ਪਰੇ _ਕਰ _ਦਿੱਤੀ। (ਇਸ ਤਰ੍ਹਾਂ) ਚੋਰ ਨੇ _ਲਾਲਾਂ _ਸਹਿਤ ਪਗੜੀ ਅਤੇ ਬਸਤੁ 
ਸੰਭਾਲ _ਲਏ।੪8। 
ਚੱਪਾਣ 

ਚੋਰ ਨੇ ਬੈਠ ਕੇ ਇਸ ਤਰ੍ਹਾਂ ਕਹਾਣੀ ਦਸੀ ਕਿ ਇਕ ਚੋਰ ਸੀ_ਅਤੇ ਦੂਜਾ ਠਗ (“ਧਰ 
ਫਾਸੀ”) ਸੀ। (ਦੋਵੇਂ) ਇਕ ਇਸਤਰੀ ਨਾਲ _ਰਤੀ-ਕ੍ਰੀੜਾ ਕਰਦੇ ਸਨ ਅਤੇ (ਉਸ ਨੂੰ) ਆਪਣੀ 
(ਇਸਤਰੀ) ਸਮਝ ਕੇ ਬਹੁਤ ਸੁਖ ਪ੍ਰਾਪਤ ਕਰਦੇ _ਸਨ।੫। 
ਦੰਹਰਾ” 

ਦਿਨ ਨੂੰ ਚੋਰ ਉਸ ਨਾਲ _ਰਮਣ ਕਰਦਾ ਸੀ ਅਤੇ ਠਗ ਧਨ _ਠਗਣ ਲਈ (ਬਾਹਰ) 
ਜਾਂਦਾ ਸੀ। ਰਾਤ ਨੂੰ ਚੋਰ ਘਰਾਂ ਵਿਚ ਚੋਰੀ ਕਰਨ ਜਾਂਦਾ ਅਤੇ ਉਸ (ਇਸਤਰੀ) ਨੂੰ ਠਗ 
ਆ ਮਿਲਦਾ।੬। 
ਚੱਪਣ 

ਉਨ੍ਹਾਂ ਦੀ ਰੁਮਾਲ ਲਈ ਜ਼ਿਦ ਹੋ ਗਈ। (ਉਸ ਲਈ) ਠਗ ਨੇ ਸੱਤ ਸੌ ਮੋਹਰਾਂ ਠਗ 
ਲਿਆਉਂਦੀਆਂ। ਫਿਰ ਚੋਰ ਦੀ ਵਾਰੀ ਆਈ। (ਹੁਣ ਮੈਂ) ਤੁਹਾਨੂੰ ਉਸ ਦੀ ਕਥਾ ਕਹਿ ਕੇ 
ਸੁਣਾਉ'ਦਾ ਹਾਂ।੭। 


੧੫0 ਸੀ _ਦਸਮ-ਗ੍ਰੰਥ ਸਾਹਿਬ 


ਹਜਰਤਿ ਤੇ ਤਸਕਰ ਗ੍ਰਿਹ ਆਯੋ। _ਗਪਿਯਾ ਕਹ ਜਮ ਲੋਕ ਪਠਾਯੋ। 
ਬਸਤੁ ਲਾਲ _ਪਗਿਯਾ _ਜੁਤ ਹਰੀ। ਗੋਸਟਿ ਬੈਠਿ ਸਾਹ ਸੋ _ਕਰੀ। ੮। 


ਦੰਹਰਾ 
ਲਾਲ _ਬਤ੍ਹ _ਪਗਿਯਾ _ਹਰੀ ਲਈ _ਇਜਾਰ _ਉਤਾਰ। 
ਪ੍ਰਾਨ ਉਬਾਰਾ ਸਾਹ ਕਾ ਹੋਇ ਕਵਨ ਕੀ ਨਾਰਿ। ੯। 


ਲਾਲ ਬਸਤ੍ਰ _ਹਰ _ਪਹੁਚਿਯਾ ਜਹਾ ਨ _ਪਹੁਚਤ _ਕੋਇ। 
ਪ੍ਰਾਨ ਉਬਾਰਿਯੋ ਸਾਹ ਕੋ ਤ੍ਰਿਯਾ ਕਵਨ ਕੀ ਹੋਇ। ੧0। 


ਚੱਪਣ? 
ਦਿਨ ਕੇ ਚੜੇ ਅਦਾਲਤਿ ਭਈ। _ਵਹੁ ਤ੍ਰਿਯਾ ਸਾਹ ਚੋਰ ਕਹ ਦਈ। 
ਤਾ ਕੀ ਕਰੀ ਸਿਫਤਿ ਬਹੁ _ਭਾਰਾ। ਅਧਿਕ _ਦਿਯਸਿ ਧਨ _ਛੋਰਿ ਭੰਡਾਰਾ। _੧੧। 


ਦੰਹਰਾ 
ਏਦਿਲ ਰਾਜ ਮਤੀ ਲਈ _ਠਗ ਕਹਿ _ਦਿਯਸਿ _ਨਿਕਾਰਿ। 
ਲਾਲ ਬਸਤੁ _ਹਰ ਸਾਹ ਕੇ ਤਿਹ ਗਪਿਯਾ ਕਹ _ਮਾਰਿ। ੧੨। ੧। 


ਮਤੁ ਭਨ ਸ੍ਤ/ ੨੯੭ -੪8/ #ਫਲੰ/ 


ਦੰਹਰਾ 
ਏਕ ਜਾਟ ਜੰਗਲ _ਬਸੈ _ਧਾਮ _ਕਲਹਨੀ _ਨਾਰਿ। 
ਜੋ ਵਹੁ ਕਹਤ ਸੁ ਨ ਕਰਤ ਗਾਰਿਨ ਕਰਤ ਪ੍ਹਾਰ। ੧। 


ਚੱਪਾਣ? 
ਸ੍ਰੀ ਦਿਲਜਾਨ ਮਤੀ ਤਾ ਕੀ ਤ੍ਰਿਯ। _ਅਚਲ _ਦੇਵ ਤਿਹ ਨਾਮ ਰਹਤ ਪ੍ਰਿਯ। 
ਰਹਤ ਰੈਨਿ ਦਿਨ ਤਾ ਕੇ ਡਾਰਿਯੋ। ਕਬਹੂੰ ਜਾਤ ਨ ਗੂਹਿ ਤੇ ਮਾਰਿਯੋ। ੨। 


ਚੱਪਲਾਂ 


ਜੋ ਕਾਰਜ _ਕਰਨੋ ਵਹ _ਜਾਨਤ। ਤਾਹਿ ਕਰੈ ਨਹੀ ਐਸ _ਬਖਾਨਤ। 
ਤਬ ਵਹੁ ਕਾਜ ਤਰੁਨਿ ਹਠ ਕਰਈ। ਪਤਿ ਕੀ ਕਾਨਿ ਨ ਕਛੁ ਜਿਯ ਧਰਈ।੪। 


ਚਰਿਤ੍ਰ ਪਾਖਿਆਨ ੧੫੧ 


ਹਜ਼ੂਰ ਦੇ ਘਰ ਉਹ ਚੋਰ ਆ ਗਿਆ ਹੈ ਅਤੇ (ਉਸ ਨੇ) ਗਾਲੜੀ ਨੂੰ ਯਮਲੋਕ _ਭੇਜ 
ਦਿੱਤਾ ਹੈ। ਲਾਲਾਂ ਸਹਿਤ ਪਗੜੀ ਅਤੇ ਬਸਤੁ _ਚੋਰੀ ਕਰ ਲਏ ਹਨ ਅਤੇ ਸ਼ਾਹ ਪਾਸ ਬੈਠ 
ਕੇ ਗੋਸਟਿ ਕਰਨ ਲਗਾ _ਹੈ।੮। 


ਦੰਹਰਾ” 

ਲਾਲ, ਬਸਤੁ _ਅਤੇ ਪਗੜੀ ਚੋਰੀ ਕਰ ਕੇ ਸਲਵਾਰ ਤਕ ਉਤਾਰ ਲਈ ਹੈ। (ਉਸ ਨੇ) 
ਸ਼ਾਹ ਦੇ ਪ੍ਰਾਣ ਬਚਾਏ _ਹਨ। (ਦਸੋ) ਉਹ ਕਿਸ ਦੀ ਨਾਰੀ ਹੋਣੀ ਚਾਹੀਦੀ ਹੈ।੯। 

(ਸੈਂ) ਲਾਲ ਅਤੇ ਬਸਤ੍ਰ ਹਰਨ ਲਈ ਉਥੇ ਜਾ ਪਹੁੰਚਿਆ ਜਿਥੇ ਕੋਈ ਵੀ ਪਹੁੰਚ ਨਹੀਂ 
ਸਕਦਾ। (ਮੈਂ) ਸ਼ਾਹ ਦੇ ਪ੍ਰਾਣ ਬਚਾਏ ਹਨ, (ਇਸ ਲਈ) ਇਸਤਰੀ ਕਿਸ ਦੀ _ਹੋਇਗੀ।੧0। 
ਚੱਪਾਣਾ 

ਦਿਨ ਚੜ੍ਹਨ ਤੇ ਅਦਾਲਤ _ਲਗੀ। _ਉਹ ਇਸਤਰੀ ਸ਼ਾਹ ਨੇ ਚੋਰ ਨੂੰ ਦੇ ਦਿੱਤੀ। ਉਸ 
ਦੀ ਬਹੁਤ ਸਿਫ਼ਤ ਕੀਤੀ ਅਤੇ (ਉਸ ਨੂੰ) ਭੰਡਾਰਾ ਖੋਲ੍ਹ _ਕੇ ਬਹੁਤ _ਧਨ _ਦਿੱਤਾ।੧੧। 
ਦੰਹਰਾ” 

ਏਦਿਲ ਸ਼ਾਹ ਨੂੰ ਰਾਜ ਮਤੀ ਮਿਲ ਗਈ ਅਤੇ _ਠਗ ਨੂੰ ਕਢ ਦਿੱਤਾ ਗਿਆ। _ਉਸ 
ਗਾਲੜੀ ਨੂੰ ਮਾਰ ਕੇ ਸ਼ਾਹ ਦੇ ਲਾਲ ਅਤੇ ਬਸਤ੍ਰ _ਚੁਰਾ _ਲਏ।੧੨। 


/ਏਥੋ ਹੀ ਲਾਨਤੁੱਪ/ਖਆਨ ਦੇ ਤੁੰਆ ਲਾਰਤ੍ਹ ਦੇ ਹਾਂ ਭੂਪ ਸੰਵਾਦ ਦੇ =੯ਵ' ਲਾਰਤ੍ਹ ਦੀ ਸਮਾਪਤੀ 
ਭਾ ਲਭ _ਹੰ/ =੯/ .-੭੪੬/ ਚਲਦਾ/ 


ਦੰਹਰਾ 

ਇਕ _ਜਟ ਜੰਗਲ ਵਿਚ _ਰਹਿੰਦਾ ਸੀ। ਉਸ ਦੇ ਘਰ ਕੁਲੌਂਛਣੀ ਇਸਤਰੀ ਸੀ। ਜੋ 
ਉਹ _ਕਹਿੰਦਾ ਸੀ, ਉਹ ਨਹੀਂ ਕਰਦੀ ਸੀ ਅਤੇ ਗਾਲ੍ਹਾਂ _ਕਢਦੀ ਅਤੇ ਮਾਰਦੀ _ਸੀ।੧। 
ਚੱਪਾਣ 


ਕੁਟਦਾ ਮਾਰਦਾ _ਨਹੀਂ_ਸੀ।੨। 
ਦੰਹਰ” 

ਜਿਥੇ ਬਿਆਸ ਨਦੀ ਵਿਚ ਸਤਲੁਜ ਨਦੀ _ਜਾ ਮਿਲਦੀ ਸੀ, ਉਥੇ ਦੋਵੇਂ ਰਹਿੰਦੇ ਸਨ 
ਅਤੇ _ਚੌਧਰ ਕਰਦੇ _ਸਨ।੩। 


ਕੰਮ _ਉਹ _(ਪਤੀ) ਕਰਨਾ ਚਾਹੁੰਦਾ, “ਉਹ ਨਹੀਂ ਕਰਨਾ”, ਇਸ ਤਰ੍ਹਾਂ _ਕਹਿੰਦੀ। 
(ਅਤੇ ਜੋ ਨਹੀਂ ਕਰਨਾ ਹੁੰਦਾ) ਤਦ ਇਸਤਰੀ ਹਠ ਪੂਰਵਕ ਉਹੀ ਕੰਮ _ਕਰਦੀ ਅਤੇ _ਪਤੀ 
ਵੀ ਪਰਵਾਹ ਮਨ ਵਿਚ _ਨ _ਲਿਆਉਂਦੀ।੪। 


੧੫੨ 


ਸੀ _ਦਸਮ-ਗ੍ੰਥ _ਸਾਹਿਬ 


ਸਾਜ _ਬਨਾਯੋ। ਭੋਜਨ ਸਮੈ _ਦਿਜਨ ਕੋ _ਆਯੋ। 
ਕਾਜ ਤ੍ਰਿਯ ਕੀਜੈ। ਇਨ ਕਹ _ਦਛਨਾ ਕਛੂ ਨ_ਦੀਜੈ। ੬। 


ਕੂੰ ਕੋ ਕਰ 
ਤੇ 
ਹਰਿ 


ਤੁਯ ਭਾਖਾ ਮੈ ਢੀਲ ਨ ਕੈਹੌ। ਟਕਾ ਟਕਾ ਬੀਰਾ _ਜੁਤ ਦੈਹੋ। 
ਦਿਜਨ ਦੇਤ ਅਬ ਬਿਲੰਬ ਨ ਕਰਿਹੌ। ਤੋਰ ਮੂੰਡ ਪਰ ਬਿਸਟਾ ਭਰਿਹੌ। ੭। 


ਤਬ _ਬੂਹਮਨ ਸਭ _ਬੈਠ _ਜਿਵਾਏ। ਅਧਿਕ _ਦਰਬੁ _ਦੈ ਧਾਮ _ਪਠਾਏ। 
ਪੁਨਿ ਤ੍ਰਿਯ ਸੌ ਤਿਨ ਐਸ ਉਚਾਰੀ। ਸੁਨਹੁ _ਸਾਸਤੁ ਕੀ ਰੀਤਿ ਪਿਆਰੀ। ੮। 


ਚੱਪਲਾਂ 
ਤਿਨ ਜਾਟ ਅਧਿਕ ਰਿਸਿ ਮਾਨੀ। ਤਾ ਕੀ ਨਾਸ ਬਿਵਤ ਜਿਯ _ਆਨੀ। 
ਕਹੂੰ 


ਹੁ ਕਹਿ ਬੋਰਿ ਕਰਿ ਮਾਰੋ। ਨਿਤ੍ਯ ਨਿਤ੍ਯ ਕੋ _ਤਾਪੁ ਨਿਵਾਰੋਂ। _੧0। 
ਤਿਹ ਤ੍ਰਿਯ ਸੋ ਇਹ _ਭਾਤਿ _ਬਖਾਨੀ। ਜਨਮ _ਧਾਮ _ਨਹਿ ਜਾਹੁ _ਅਯਾਨੀ। 
ਕਰਿ ਡੋਰੀ ਤੁਮ ਕਹ ਮੈ ਦੈਹੋ। ਉਨ ਭਾਖੋ ਯੌ_ਹੀ ਉਠਿ ਜੈਹੋ। ੧੧। 
ਵਾ ਤ੍ਰਿਯ ਕੋ ਲੈ ਸੈਗਿ ਸਿਧਾਯੋ। ਚਲਤ ਚਲਤ _ਸਰਤਾ ਤਟ ਆਯੋ। 


੨ 


ਬਹੁਰਿ ਜਾਟ ਇਹ _ਭਾਤਿ ਉਚਾਰੋ। ਸੁਨੁ ਅਬਲਾ ਤੈ ਬਚਨ _ਹਮਾਰੋ। _੧੨। 


ਸੁਖੀ ਚਲਹੁ _ਚੜਿ _ਨਾਵ _ਪਿਯਾਰੀ। ਮਾਨਿ ਲੇਹੁ ਯਹ ਮੋਰ _ਉਚਾਰੀ। 
ਤ੍ਰਿਯ ਕਹਿਯੋ ਬੈਲ ਪੂਛਿ ਗਹਿ ਜੈਹੌ। ਅਬ ਹੀ ਪਾਰਿ ਨਦੀ ਕੇ ਹੂਹੌ। ੧੩। 


੭ਾਵੀਯਾ 
ਭੋਰ ਹੁਤੇ ਗਰਜੈ ਲਰਜੈ _ਬਰਜੈ ਸਭ ਲੋਗ ਰਹੈ ਨਹਿ _ਠਾਨੀ। 
ਸਾਸੁ ਕੇ ਤ੍ਰਾਸ ਨ ਆਵਤ _ਸ੍ਹਾਸ ਦੁਆਰਨ ਤੇ ਫਿਰਿ ਜਾਤ _ਜਿਠਾਨੀ। 
ਪਾਸ _ਪਰੋਸਿਨ ਬਾਸ _ਗਹਿਯੋ ਬਨ ਲੋਗ ਭਏ ਸਭ ਹੀ ਨਕ _ਵਾਨੀ। 
ਪਾਨੀ ਕੇ _ਮਾਗਤ ਪਾਥਰ _ਮਾਰਤ ਨਾਰਿ _ਕਿਧੌ ਘਰ ਨਾਹਰ _ਆਨੀ। _੧੪। 


ਚਰਿਤ੍ਰ ਪਾਖਿਆਨ ੧੫੩ 


ਸ਼ਰਾਧਾਂ ਦਾ ਪੱਖ ਆ ਪਹੁੰਚਿਆ। ਉਸ ਨੇ ਵੀ ਪਿਤਾ ਦੀ ਥਿਤ ਬਾਰੇ ਸੁਣ _ਲਿਆ। 
ਉਸ ਨੇ ਇਸਤਰੀ ਨੂੰ ਕਿਹਾ ਕਿ ਸ਼ਰਾਧ ਨਹੀਂ _ਕਰਨਾ। ਉਸ ਨੇ ਇਸ ਤਰ੍ਹਾਂ ਕਿਹਾ-- ਹੁਣੇ 
ਕਰ _ਲਵੋ।੫। 

(ਉਸ ਨੇ) ਸ਼ਰਾਧ ਦੀ ਸਾਰੀ ਤਿਆਰੀ ਕਰ _ਲਈ। ਬ੍ਰਾਹਮਣਾਂ ਨੂੰ ਭੋਜਨ ਕਰਾਉਣ ਦਾ 


ਸਮਾਂ ਆ ਗਿਆ। ਪਤੀ ਨੇ ਇਸਤਰੀ ਨੂੰ ਕਿਹਾ ਕਿ ਇਸ ਤਰ੍ਹਾਂ ਕਰ ਕਿ ਇਨ੍ਹਾਂ (ਬ੍ਰਾਹਮਣਾਂ) 
ਨੂੰ ਦੱਛਣਾਂ ਆਦਿ ਕੁਝ ਨ ਦੇ।੬। 

ਇਸਤਰੀ ਨੇ _ਕਿਹਾ-- ਮੈਂ _ਢਿਲ ਨਹੀਂ ਕਰਾਂਗੀ ਅਤੇ 
ਇਕ ਟਕਾ (ਸਭ ਨੂੰ) ਦੇਵਾਂਗੀ। ਬ੍ਰਾਹਮਣਾਂ ਨੂੰ ਮੈਂ ਦੇਰ 
ਵਿਚ _ਵਿਸਟਾ _ਭਰਾਂਗੀ।੭। 


ਦੇਣੋ 
ਤਦ (ਉਸ ਨੇ) ਸਾਰਿਆਂ ਬ੍ਰਾਹਮਣਾਂ ਨੂੰ ਬਿਠਾ ਕੇ ਭੋ 


ਪਿੰਡ ਨੂੰ ਨਦੀ ਵਿਚ ਰੁੜ੍ਹਾਇਆ ਜਾਂਦਾ ਹੈ, ਇਸ ਵਿਚ ਕੋਈ ਹੋਰ ਮਤ ਨਹੀਂ ਹੈ। ਪਰ 
ਉਸ ਇਸਤਰੀ ਨੇ ਕਿਹਾ ਨ ਮੰਨਿਆ ਅਤੇ (ਪਿੰਡ ਨੂੰ) ਮਾੜੀ ਥਾਂ ਉਤੇ ਸੁਟ ਦਿੱਤਾ।੯। 


ਚੱਪਣਾ 

ਤਦ ਉਸ ਜਟ ਨੇ ਬਹੁਤ ਕ੍ਰੋਧ ਕੀਤਾ ਅਤੇ ਉਸ ਦੇ ਵਿਨਾਸ਼ ਦੀ ਵਿਉਂਤ ਮਨ ਵਿਚ 
ਵਿਚਾਰੀ। ਇਸ ਨੂੰ (ਪਾਣੀ ਵਿਚ) ਡਬੋ ਕੇ ਮਾਰਾਂਗਾ ਅਤੇ ਨਿੱਤ ਨਿੱਤ ਦਾ ਦੁਖ ਦੂਰ ਕਰ 
ਦਿਆਂਗਾ।੧0। 

ਉਸ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ-- ਤੂੰ ਪੇਕੇ ਨਹੀਂ ਜਾਣਾ (ਉਸ ਨੇ ਕਿਹਾ-- ਮੈਂ 
ਜ਼ਰੂਰ _ਜਾਵਾਂਗੀ)। ਮੈਂ ਤੈਨੂੰ ਡੋਲੀ (ਪਾਲਕੀ) ਕਰ _ਦਿਆਂਗਾ। ਉਸ ਨੇ ਕਿਹਾ - ਮੈਂ (ਬਿਨਾ 
ਡੋਲੀ) ਦੇ, _ਉਵੇ' ਚਲੀ _ਜਾਵਾਂਗੀ।੧੧। 

ਉਹ ਇਸਤਰੀ ਨੂੰ ਨਾਲ ਲੈ ਕੇ ਤੁਰ ਪਿਆ ਅਤੇ ਚਲਦਾ ਚਲਦਾ ਨਦੀ ਦੇ ਕੰਢੇ ਆ 
ਗਿਆ। ਫਿਰ ਜਟ ਨੇ ਇਸ ਤਰ੍ਹਾਂ ਕਿਹਾ-- ਹੇ ਇਸਤਰੀ! ਤੂੰ ਮੇਰਾ ਬਚਨ _ਸੁਣ।੧੨। 

ਹੇ ਪਿਆਰੀ! ਬੇੜੀ ਉਤੇ ਚੜ੍ਹ _ਕੇ ਆਰਾਮ ਨਾਲ ਚਲ ਅਤੇ ਮੇਰੀ ਕਹੀ ਇਹ (ਗੱਲ) 
ਮੰਨ ਲੈ। ਇਸਤਰੀ ਨੇ _ਕਿਹਾ-- ਮੈਂ ਬਲਦ ਦੀ ਪੂਛ ਫੜ ਕੇ ਜਾਵਾਂਗੀ ਅਤੇ ਹੁਣੇ ਨਦੀ ਤੋਂ 
ਪਾਰ ਹੋ ਜਾਵਾਂਗੀ।੧੩। 


ਆਪਣੇ ਘਰ ਛਡ ਕੇ ਚਲੇ ਗਏ ਹਨ) ਅਤੇ ਸਾਰਿਆਂ ਲੋਕਾਂ ਦਾ ਨਕ ਵਿਚ ਦਮ ਹੋ ਗਿਆ 
ਹੈ _(ਭਾਵ-ਬਹੁਤ ਤੰਗ _ਹੋ__ਗਏ)। ਜੇ (ਪਤੀ) ਪਾਣੀ ਮੰਗੇ ਤਾਂ ਪੌਥਰ ਮਾਰਦੀ ਹੈ। ਇਹ 
ਇਸਤਰੀ ਹੈ ਜਾਂ ਘਰ ਵਿਚ _ਸ਼ੇਰਨੀ ਲਿਆਉਂਦੀ ਹੋਈ _ਹੈ।੧੪। 


ਦੰਹਰਾ 
ਬੈਲ ਪੂਛਿ ਗਹਿਕੈ ਜਬੈ ਗਈ ਨਦੀ ਕੇ ਧਾਰ। 
ਦ੍ਰਿੜ ਕਰਿ ਯਾ ਕਹ ਪਕਰਿਯੈ ਬੋਲ ਸੁ ਕੂਕਿ ਗਵਾਰ। _੧੫। 
ਛੋਰਿ ਪੂਛਿ ਕਰ ਤੇ ਦਈ ਸੁਨੀ ਕੂਕਿ ਜਬ ਕਾਨ। 
ਗਾਰੀ _ਭਾਖਤ ਬਹਿ ਗਈ ਜਮ ਪੁਰ _ਕਿਯਸਿ ਪਯਾਨ। _੧੬। 
ਨਾਰਿ _ਕਲਹਨੀ ਬੋਰਿ ਕਰਿ ਜਾਟ ਅਯੋ ਗ੍ਰਿਹ ਮਾਹਿ। 
ਕਹਾ ਸੁਖੀ ਤੇ ਜਨ ਬਸੈ ਅਸਿਨ ਬ੍ਯਾਹਨ ਜਾਹਿ। ੧੭। ੧। 


ਡਾ ਨਭ# ਸ੍ਤ/ ੪7/ -੬੧/ ਅ%ਫਲੂੰ/ 


ਦੰਹਰਾ 


ਦੱਪਲ? 
ਅਧਿਕ ਤਵਨ ਸੌ ਨੇਹ _ਲਗਾਯੋ। _ਸਸੈ ਪਾਇ ਕਰਿ ਕੇਲ ਮਚਾਯੋ। 
ਤਬ ਲੌ ਆਵਤ ਪਟੂਆ ਭਯੋ। _ਮਿਤ੍ਰਹਿ ਡਾਰਿ ਮਾਟ ਮਹਿ _ਦਯੋ। _੩। 


ਦੈ _ਤਰਬੂਜਨਿ ਰਖਿ ਘਟ ਮਾਹੀ। ਇਕ ਕਾਟ੍ਯੋ _ਕਾਟ੍ਯੋ ਇਕ ਨਾਹੀ। 


ਵੇ 


ਗੁਦਾ ਭਖ੍ਯੋ _ਖਪਰ ਸਿਰ _ਧਰਿਯੋ। ਦੁਤਿਯਾ ਲੈ ਤਿਹ ਊਪਰ _ਜਰਿਯੋ। _੪। 


ਇਹੀ ਬਿਖੈ _ਪਟੂਆ ਗ੍ਰਿਹਿ ਆਯੋ। _ਬੈਠਿ ਖਾਟ ਪਰ ਪ੍ਰਮੁਦ ਬਢਾਯੋ। 
ਕਹਿਯੋ ਭਛ ਕਛੂ _ਤਰੁਨਿ ਤਿਹਾਰੇ। ਅਬ ਆਗੇ _ਤਿਹ _ਧਰਹੁ _ਹਮਾਰੇ। ੫। 


ਇਹ ਭਾਤਿ ਤ੍ਰਿਯਾ ਸੁਨ ਪਾਯੋ। _ਕਾਟਿ ਤਾਹਿ ਤਰਬੂਜ _ਖੁਲਾਯੋ। 
ਲੇਤ ਤਿਹ ਕੌ ਅਤਿ ਡਰਾ। ਹਮਰੋ ਘਾਤ ਤ੍ਰਿਯਾ ਇਨ _ਕਰਾ। ੬। 


ਤਾਹਿ _ਤਰਬੂਜ _ਖੁਲਾਯੋ। _ਪੁਨਿ _ਪਟੂਆ ਸੋ ਭੋਗ _ਕਮਾਯੋ। 
ਕਮਾਇ ਟਾਰਿ ਤਿਹ ਦਯੋ। ਮਿਤ੍ਰਹਿ ਕਾਢਿ ਖਾਟ ਪਰ _ਲਯੋ। _੭। 


ਚਰਿਤ੍ਰ ਪਾਖਿਆਨ ੧੫੫ 


ਦੰਹਰਾ 


ਜਦੋਂ ਬਲਦ ਦੀ ਪੂਛਲ ਪਕੜ ਕੇ ਨਦੀ ਦੀ ਧਾਰਾ ਵਿਚ ਜਾ ਪਹੁੰਚੀ, ਤਦ ਸਭ ਨੇ 
ਕੂਕ ਕੇ ਕਿਹਾ! ਹੇ ਮੂਰਖ! ਇਸ ਨੂੰ ਘੁਟ ਕੇ ਪਕੜ।੧੫। 


ਜਦੋਂ ਉਸ ਨੇ ਕੂਕ ਕੰਨ ਨਾਲ ਸੁਣੀ ਤਾਂ ਹੱਥ ਵਿਚੋਂ ਪੂਛਲ ਛਡ ਦਿੱਤੀ ਅਤੇ ਗਾਲ੍ਹਾਂ 
ਕਢਦੀ ਹੋਈ ਰੁੜ੍ਹ _ਗਈ ਅਤੇ _ਯਮ ਪੁਰੀ _ਵਿਚ ਜਾ _ਪਹੁੰਚੀ।੧੬। 


ਕੁਲੌਛਣੀ ਔਰਤ ਨੂੰ ਡੋਬ ਕੇ ਜਟ ਘਰ ਆ ਗਿਆ। ਉਹ ਵਿਅਕਤੀ ਕਿਵੇਂ ਸੁਖੀ 
ਵਸ ਸਕਦਾ ਹੈ (ਜਿਸ ਨੇ) ਇਸ ਤਰ੍ਹਾਂ ਦੀ (ਇਸਤਰੀ) ਵਿਆਹੀ ਹੋਈ _ਹੋਵੇ।੧੭। 


/ਏਥੋ ਹਨੀ ਲਾਨਤੁੰਪ/ੱਖਆਨ ਦੇ ਪਰਖ ਗਾਹੇਤ੍ਹ ਦੇ ਮੰਡੀ ਭੂਖ ਸੰਵਾਦ ਦੇ 80ਵ' ਲਾਰੜ੍ਹ ਦੀ ਸ਼ਆਪਤੀ 
ਆਭ ਲਭ _ਹੀ/ 86/ -੬੧/ ਜਲਦਾ/ 


ਦੰਹਰਾ 


ਸ਼ਾਹਜਹਾਨ ਪੁਰ ਵਿਚ ਇਕ _'ਪਟੂਆ” (ਰੇਸ਼ਮ ਦੇ _ਬਪਾਰੀ) ਦੀ ਇਸਤਰੀ ਹੁੰਦੀ ਸੀ। 
ਉਸ ਨੇ ਜੋ ਵੱਡਾ ਚਰਿਤੂ ਕੀਤਾ, ਉਹ ਤੁਹਾਨੂੰ ਚੰਗੀ _ਤੜ੍ਹਾਂ ਦਸਦਾ ਹਾਂ।੧। 


ਨਾਂ 
ਇਸਤਰੀ ਦਾ) ਪ੍ਰੇਮ ਹੋ _ਗਿਆ। ਅਤੇ ਸਹੇਲੀ ਨੂੰ ਭੇਜ 
ਲਿਆ।੨। 


ਚੱਪਣਾ 

ਉਸ ਨਾਲ (ਉਸ ਨੇ) ਬਹੁਤ ਪ੍ਰੇਮ ਕੀਤਾ ਅਤੇ ਸਮਾਂ ਪਾ ਕੇ ਉਸ ਨਾਲ ਰਤੀ-ਕ੍ਰੀੜਾ 
ਕੀਤੀ। _ਉਦੋਂ ਤਕ _ਪਟੂਆ ਆ ਗਿਆ, ਤਾਂ ਉਸ ਨੇ ਮਿਤਰ ਨੂੰ ਮਟ 
ਦਿੱਤਾ।੩। 

ਦੋ ਤਰਬੂਜ਼ (ਉਸ ਨੇ) ਘੜੇ ਵਿਚ ਰਖ ਦਿੱਤੇ। ਇਕ ਨੂੰ ਕਟ 
ਕਟਿਆ। (ਇਕ ਦਾ ਉਸ ਨੇ) ਗੁਦਾ ਖਾ ਲਿਆ ਅਤੇ ਖਪਰ ਸਿਰ ਉਤੇ 
ਦੂਜਾ _ਤਰਬੂਜ਼ _ਉਸ _ਦੇ _ਉਪਰ _ਜੜ੍ਹ _ਦਿੱਤਾ।੪। 

ਇਤਨੇ ਵਿਚ _ਪਟੂਆ ਘਰ _ਆ ਗਿਆ ਅਤੇ ਮੌਜੇ ਉਤੇ _ਬੈਠ ਕੇ ਪੁਸੰਨ ਹੋਇਆ। 
ਕਹਿਣ ਲਗਾ ਹੇ ਇਸਤਰੀ! ਤੇਰੇ ਪਾਸ ਕੁਝ ਖਾਣ ਲਈ ਹੈ ਤਾਂ ਹੁਣੇ ਉਹ ਮੇਰੇ ਅਗੇ ਲਿਆ 
ਰਖ।੫। 

ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ ਤਾਂ ਤਰਬੂਜ਼ ਕਟ ਕੇ (ਉਸ ਨੂੰ) ਖੁਆਇਆ। 
ਮਿਤਰ ਉਸ ਨੂੰ ਲੈ ਕੇ (ਵੇਖ ਕੇ) ਬਹੁਤ ਡਰਿਆ ਕਿ (ਹੁਣ) ਇਹ ਇਸਤਰੀ ਮੈਨੂੰ ਮਰਵਾ 
ਦੇਵੇਗੀ।੬। 
ਖੁਆਇਆ ਅਤੇ ਫਿਰ _ਪਟੂਆ ਨਾਲ ਭੋਗ 


ਸੀ _ਦਸਮ-ਗ੍ੂੰਥ _ਸਾਹਿਬ 


ਬਹੁਰਿ ਮਿਤ੍ਰ ਸੌ ਭੋਗ _ਕਮਾਯੋ। ਮੂਰਖ ਨਾਥ ਨ ਕਛੁ ਛਲ ਪਾਯੋ। 
ਦੁਤਿਯ ਬਾਰ ਤਾ ਸੌ ਰਤਿ ਮਾਨੀ। ਦੂਜੇ ਕਾਨ ਨ ਕਿਨਹੂੰ _ਜਾਨੀ। ੮। ੧। 


ਮਤ ਸਮ ਸਤ) _85/ -੬੮੭ %ਫਹੰ/ 


ਦੰਹਰਾ 
ਏਕ ਪੀਰ ਮੁਲਤਾਨ ਮੈ ਸੁਤ ਬਿਨੁ ਤਾ ਕੀ ਤ੍ਰੀਯ। 
ਸੋ ਝੂਰਤ ਨਿਜੁ ਚਿਤ ਮਹਿ ਬਿਰਧ ਨਿਰਖਿ ਕਰਿ _ਪੀਯ। _੧। 


੭%#ਤਾਲ 
ਰੁਸਤਮ ਕਲਾ _ਤਰੁਨਿ ਕੋ ਨਾਮੁ _ਬਖਾਨਿਯੈ। 
ਸੇਖ _ਇਨਾਯਤ _ਭਰਤਾ ਤਾ ਕੋ ਜਾਨਿਯੈ। 
ਅਧਿਕ ਬਿਰਧ ਤੇ ਭੋਗੁ ਨ ਤਾ ਸੌ ਹੈ ਸਕੈ। 
ਹੋ _ਚੜਤ ਖਲਤ ਹੈ ਗਿਰਤ ਬਾਇ ਮੁਖਿ ਅਤਿ ਥਕੈ। ੨। 
ਚੱਪਣਾ 
ਇਕ ਦਿਨ ਪੀਰ ਪਾਸ ਤ੍ਰਿਯ ਗਈ। ਅਧਿਕ ਦੁਖ੍ਯ ਸੌ _ਰੋਵਤ ਭਈ। 
ਤਾ ਤੇ ਮਾਂਗ ਲੋਗ ਇਕ _ਲਯੋ। _ਨਿਜੁ ਕਹ ਗਰਭਵਤੀ ਠਹਰਯੋ। _੩। 
ਭੋਗ _ਖੁਦਾਯਨ _ਭਏ _ਕਮਾਯੋ। _ਜੋਰਾਵਰੀ ਗਰਭ _ਰਖਵਾਯੋ। 
ਨੌ _ਮਾਸਨ ਪਾਛੇ ਸੁਤ _ਭਯੋ। _ਸਕਲ _ਮੁਰੀਦਨ ਤਾਹਿ _ਉਡਯੋ। _੪। 
ਦੰਹਰਾ 
ਪੀਰ ਬਚਨ ਜੋ ਤੁਮ _ਕਰਿਯੋ ਲੌਗ ਦਯੋ _ਤ੍ਰਿਯ _ਹਾਥ। 
ਤਾ ਤੇ ਸੁਤ ਉਪਜ੍ਯੋ ਸਦਨ ਕ੍ਰਿਪਾ _ਤਿਹਾਰੀ ਸਾਥ। ੫। ੧। 
ਸਤ ਸਭਨ ਸਤ? _੪੨/ -੭੭੪/ #ਫਰੰ/ 
ਦੰਹਰਾ 
ਕਾਰਜ _ਕਛੂ ਖਰੀਦ ਕੇ ਪੂਰਬ ਗਯੋ _ਪਠਾਨ। 
ਏਕ ਗੁਲਾਮ ਖਰੀਦ ਕਰਿ ਰਾਖਸਿ ਗ੍ਰਿਹ ਮਹਿ ਆਨਿ। ੧। 
ਚੱਪਣਾ 
ਏਕ _ਪਠਾਨ ਨਾਰਿ ਤਿਹ ਬਰੀ। ਅਬ ਲੌ ਰਤਿ ਤਾ ਸੋ ਨਹਿ ਕਰੀ। 
ਤਾ ਸੋ ਬਚਨ ਗੁਲਾਮ ਸੁਨਾਏ। ਇਹ ਤੇਰੇ ਪਤਿ ਕੇ ਦਸ ਖਾਏ। ੨। 


ਚਰਿਤ੍ਰ ਪਾਖਿਆਨ ੧੫੭ 


ਫਿਰ ਮਿਤਰ ਨਾਲ ਭੋਗ _ਕੀਤਾ। (ਉਸ ਦਾ) ਮੂਰਖ ਪਤੀ ਇਸ ਛਲ ਨੂੰ ਸਮਝ ਨ 
ਸਕਿਆ। (ਉਸ ਨੇ) ਯਾਰ _ਨਾਲ ਦੂਜੀ ਵਾਰ _ਰਤੀ-ਕ੍ਰੀੜਾ _ਕੀਤੀ। ਇਸ ਗੱਲ ਦੀ ਕਿਸੇ ਦੂਜੇ 
ਨੂੰ ਖਬਰ ਤਕ ਨ ਹੋਈ।੮। 

ਏਥੇ ਸੰ ਗੰਰੇਤਰੰਪ#ਆਨ ਦੇ ਤੁਆ ਗਾਚੈਤ ਦੇ ਮੰਤ ਭੂਪ ਸੰਵਾਦ ਦੇ £5ਵੇ' ਗਰੇਤ੍ਹ ਦੀ ਸ਼ਮਪਤਨ 

ਅਠ ਲਭ ਹੰ/ _85/ -%੯੭ ਚਲਦਾ? 


ਦੰਹਰਾ 

ਮੁਲਤਾਨ ਵਿਚ ਇਕ _ਪੀਰ ਸੀ ਜਿਸ ਦੀ ਪੁੱਤਰ ਤੋਂ _ਸਖਣੀ ਇਸਤਰੀ ਸੀ। (ਆਪਣੇ) 
ਪਤੀ ਨੂੰ ਬਿਰਧ ਵੇਖ ਕੇ ਉਹ ਆਪਣੇ ਚਿਤ ਵਿਚ _ਝੂਰਦੀ ਰਹਿੰਦੀ ਸੀ।੧। 
੭%/ਤਲ 


ਉਸ ਇਸਤਰੀ ਦਾ ਨਾਂ ਰੁਸਤਮ ਕਲਾ ਸੀ ਅਤੇ ਉਸ ਦੇ ਪਤੀ ਦਾ ਨਾਂ ਸੇਖ ਇਨਾਯਤ 
ਜਾਣਿਆ ਜਾਂਦਾ ਸੀ। ਅਧਿਕ ਬਿਰਧ ਹੋਣ ਕਾਰਨ ਉਸ ਤੋਂ ਭੋਗ ਨਹੀਂ ਹੋਸਕਦਾ ਸੀ। ਉਹ 
ਚੜ੍ਹਦਿਆਂ ਹੀ ਥਕ ਕੇ _ਹਫਦਾ ਹੋਇਆ _ਸਖਲਿਤ ਹੋਕੇ 
ਚੱਪਣਾ 

ਇਕ ਦਿਨ ਪੀਰ ਕੋਲ ਇਸਤਰੀ ਗਈ ਅਤੇ ਅਧਿਕ ਦੁਖ ਕਾਰਨ ਰੋ _ਪਈ। ਉਸ ਤੋਂ 
ਇਕ ਲੌਂਗ _ਮੰਗ _ਲਿਆ ਅਤੇ ਆਪਣੇ ਆਪ ਨੂੰ ਗਰਭਵਤੀ _ਦਸਿਆ।੩। 

ਉਸ ਨੇ ਖੂਦਾ ਦੇ ਬੈਦੇ (ਦਰਵੇਸ਼) ਨਾਲ ਭੋਗ ਕੀਤਾ ਅਤੇ ਜ਼ਬੁਰਦਸਤੀ ਗਰਭ 
ਧਾਰਨ _ਕੀਤਾ। ਨੌਂ__ਮਹੀਨਿਆਂ ਬਾਦ ਪੁੱਤਰ ਪੈਦਾ ਹੋਇਆ। ਸਾਰਿਆਂ ਮੁਰੀਦਾਂ ਨੇ ਇਹ ਗੱਲ 
ਧੁਮਾ ਦਿੱਤੀ।੪। 
ਦੰਹਰਾ 

ਹੇ ਪੀਰ ਜੀ! ਤੁਸੀਂ ਇਸਤਰੀ ਨੂੰ ਲੌਂਗ ਦੇਣ ਵੇਲੇ ਜੋ ਬਚਨ ਕੀਤਾ ਸੀ, ਉਸ ਕਰ ਕੇ 
ਘਰ _ਵਿਚ _ਤੁਹਾਡੀ ਕ੍ਰਿਪਾ ਨਾਲ ਪੁੱਤਰ ਪੈਦਾ ਹੋਇਆ _ਹੈ।੫। 


/ਟਥੋਂ ਸੰ ਗੰਗ੍ਤਪ/ਸਆਨ ਦੇ ਤਆ ਗੰਰੇਤ ਦੇ ਮੰ ਭੂਪ ਸੰਵਾਦ ਦੇ ੬੨ਵੇ' ਗੰਰੇਤ ਦੀ _ਸ਼ਮਪਤਨ 
ਆਭ ਡਭ_ਹੰ/ _੪੨/ -੭੭੪/ ਜਲਦਾ/ 
ਦੰਹਰਾ 
ਕਿਸੇ ਖ਼ਰੀਦਾਰੀ ਦੇ ਕੰਮ (ਇਕ) ਪਠਾਣ ਪੂਰਬ ਵਲ _ਗਿਆ। ਇਕ ਗੁਲਾਮ ਖ਼ਰੀਦ 
ਕੇ ਘਰ ਵਿਚ ਲਹ ਆਇਆ।੧। 
ਚੱਪਾਣਾ 
(ਉਸ) ਪਠਾਣ ਨੇ ਇਕ ਇਸਤਰੀ ਨਾਲ ਵਿਆਹ _ਕੀਤਾ। (ਪਰ) ਹੁਣ ਤਕ ਉਸ 


ਨਾਲ ਰਤੀ-ਕ੍ਰੀੜਾ ਨਹੀਂ _ਕੀਤੀ। ਉਸ ਨੂੰ ਗੁਲਾਮ ਨੇ ਕਿਹਾ ਕਿ ਤੇਰੇ ਇਸ ਪਤੀ ਦੇ ਅੰਡਕੋਸ਼ 
(“ਖਾਏ”) ਬਹੁਤ _ਕੰਮਜ਼ੋਰ (“ਦਸ”) ਹਨ।੨। 


੧੫੮ ਸੀ _ਦਸਮ-ਗੁੰਥ _ਸਾਹਿਬ 


੭%#ਤਲ 
ਮਿਰਜਾ ਖਾਨ _ਪਠਾਨ _ਨਾਮ _ਤਿਹ _ਜਾਨਿਯੈ। 
ਆਛੋ ਬੀਬੀ _ਸੰਖ੍ਯਾ _ਨਾਰਿ _ਪਛਾਨਿਯੈ। 
ਗਾਜੀਪੁਰ ਕੋ ਮਾਝ ਸੁਤੇ ਦੋਊ ਰਹਹਿ। 
ਹੋ ਜਿਨ ਕੀ ਕਥਾ ਸੁਧਾਰਿ ਤਵਾਗੇ ਹਮ _ਕਹਹਿ। ੩। 


ਦੰਹਰਾ 


ਬਹੁਰੌ ਕਹੀ _ਪਠਾਨ _ਸੌ_ਇਮਿ ਗੁਲਾਮ ਤਿਨ _ਬਾਤ। 
ਮੈ ਇਹ ਤ੍ਰਿਯ ਡਾਇਨਿ ਸੁਨੀ ਕ੍ਯੋ ਯਾ ਕੇ ਤਟ ਜਾਤ। ੪। 


੭%#ਤਲ 
ਤ੍ਰਿਯ ਸੌ ਬਚਨ ਗੁਲਾਮ ਉਚਾਰੇ ਜਾਇ _ਕਰਿ। 
ਤੁਮ ਸੋ ਨੇਹ ਬਢਾਇ ਕਹੀ ਹਮ ਆਇ ਕਰਿ। 
ਜਬ ਯਾ ਕੌ ਸੁਖ ਸੋ ਸੋਯੋ ਲਹਿ ਲੀਜਿਯੋ। 
ਹੋ ਤਬ ਯਾ ਕੇ ਖਾਇਨ ਪਰ ਦ੍ਰਿਸਟਿ ਸੁ ਕੀਜਿਯੋ। ੫। 
ਚੱਪਣਾ 
ਇਮਿ ਚੇਰੇ ਤਿਨ ਬਚਨ ਉਚਾਰੋਂ। ਸੁਨਿ ਸਾਹਿਬ ਤੈ ਕਹਿਯੋ _ਹਮਾਰੋਂ। 
ਜਬ ਯਹਿ ਤੁਹਿ ਸੋ ਯੌ ਲਖਿ ਲੈਹੈ। ਤਬ ਤੇਰੇ ਦੋਊ ਅੰਡ ਚਬੈਹੈ। ੬। 


ਬਤਿਯਾ ਤੇ ਪਠਾਨ ਚਿਤ _ਧਾਰੀ। ਵਾ ਤ੍ਰਿਯ ਸੋ ਨਹਿ ਪ੍ਰਗਟ _ਉਚਾਰੀ। 
ਸੰਗ ਲੈ ਜਬ ਤਿਹ ਪਤਿ ਸ੍ਹੈ ਗਯੋ। ਤਬ ਸਿਮਰਨ ਤਿਹ ਕੌ ਬਚ ਭਯੋ। ੭। 


ਹੇਰਨਿ ਅੰਡ ਤ੍ਰਿਯਾ _ਕਰ _ਡਾਰਿਯੋ। ਪਤਿ _ਚਮਕ੍ਯੋ ਕਰ ਖੜਗ _ਸੰਭਾਰਿਯੋ। 
ਤਬ ਹੀ ਤ੍ਰਿਯ ਤਾ ਕਹ ਹਨਿ ਦਿਯੋ। ਬਹੁਰੋਂ ਨਾਸ ਆਪਨੋ ਕਿਯੋ। ੮। 


ਦੰਹਰਾ 
ਖਾਨ _ਪਠਾਨੀ ਆਪੁ ਮਹਿ ਲਰਿ ਮਰਿ ਭਏ ਪਰੇਤ। 
ਨਾਸ ਦੁਹਨ ਕੋ` ਹ੍ਹੈ ਗਯੇ ਵਾ ਗੁਲਾਮ ਕੇ ਹੇਤ। ੯। ੧। 


ਸਤੁ ਨਭਨ ਸਤ) ੪੩੪ -੭੮੩/ #ਫੰ/ 
ਚੱਪਣਾ 
ਬਨਿਯਾ ਏਕ _ਓਡਛੇ ਰਹਈ। ਅਧਿਕ ਦਰਬ ਜਾ ਕੇ ਜਗ ਕਹਈ। 
ਤਿਲਕ _ਮੌਜਰੀ ਤਾ ਕੀ _ਨਾਰੀ। ਚੰਦੂ ਲਈ ਜਾ ਤੇ ਉਜਿਯਾਰੀ। _੧। 


ਚਰਿਤ੍ਰ ਪਾਖਿਆਨ ੧੫੯ 
%7ੜਲ਼ 


ਉਸ ਪਠਾਣ ਦਾ ਨਾਂ ਮਿਰਜ਼ਾ ਖ਼ਾਨ ਸੀ ਅਤੇ ਉਸ ਦੀ ਇਸਤਰੀ ਦਾ ਨਾਂ ਆਛੋ ਬੀਬੀ 
ਸੀ। ਗਾਜ਼ੀਪੁਰ ਵਿਚ ਦੋਵੇਂ ਰਹਿੰਦੇ ਸਨ। ਉਨ੍ਹਾਂ ਦੀ ਕਥਾ ਸੁਧਾਰ ਕੇ ਤੁਹਾਡੇ ਅਗੇ ਮੈਂ 
ਕਹਿੰਦਾ ਹਾਂ।੩। 


ਦੰਹਰਾ” 

ਫਿਰ _ਉਸ ਗੁਲਾਮ ਨੇ _ਪਠਾਣ _ਨਾਲ _ਇਸ ਤਰ੍ਹਾਂ ਗੱਲ _ਕੀਤੀ। ਮੈਂ _ਇਹ ਇਸਤਰੀ 
ਡਾਇਨ ਸੁਣੀ ਹੈ, (ਤੂੰ) ਇਸ ਦੇ ਨੇੜੇ ਕਿਉਂ ਜਾਂਦਾ ਹੈਂ।੪। 
੭%/ਤਲ 


ਇਸਤਰੀ ਨੂੰ ਗੁਲਾਮ ਨੇ ਜਾ ਕੇ (ਇਹ) ਬਚਨ ਕੀਤਾ ਕਿ ਤੇਰੇ ਨਾਲ ਸਨੇਹ ਵਧਾ ਕੇ 
ਮੈਂ ਇਹ (ਗੱਲ) ਆ ਕੇ ਕਹੀ ਹੈ। ਜਦ ਇਸ ਨੂੰ ਸੁਖ ਪੂਰਵਕ ਸੁੱਤਾ ਹੋਇਆ ਵੇਖੋ, ਤਦ 
ਉਸ ਦੇ ਅੰਡਕੋਸ਼ ਉਤੇ ਔਖ _ਰਖੋ।੫। 


ਚੱਪਾਣ 

(ਫਿਰ) ਉਸ ਗੁਲਾਮ ਨੇ (ਮਾਲਕ ਨੂੰ) ਕਿਹਾ! ਹੇ ਸੁਆਮੀ! ਮੇਰੀ ਗੱਲ ਸੁਣੋ। ਜਦ 
ਇਹ ਤੁਹਾਨੂੰ ਸੁੱਤਾ ਹੋਇਆ ਵੇਖੇਗੀ ਤਾਂ ਤੁਹਾਡੇ ਦੋਵੇਂ ਅੰਡਕੋਸ਼ ਚਬ _ਲਵੇਗੀ।੬। 

ਉਸ ਪਠਾਣ ਨੇ ਇਹ ਗੌਲ ਮਨ ਵਿਚ ਧਾਰਨ ਕਰ ਲਈ ਅਤੇ ਉਸ ਇਸਤਰੀ ਪ੍ਰਤਿ 
ਪ੍ਰਗਟ ਨ ਕੀਤੀ। ਉਸ ਨੂੰ ਨਾਲ ਲੈ ਕੇ ਜਦੋਂ ਪਤੀ ਸੌਂ _ਗਿਆ। ਤਦ ਉਸ ਨੂੰ ਉਹ ਬੋਲ 
ਯਾਦ ਆਇਆ।੭। 

ਜਿਸ ਵੇਲੇ ਇਸਤਰੀ ਨੇ ਅੰਡਕੋਸ਼ ਵੇਖਣ ਲਈ ਹੱਥ ਪਾਇਆ, ਤਾਂ ਪਤੀ ਨੇ ਕ੍ਰੋਧਿਤ 
ਕੇ ਤਲਵਾਰ ਨੂੰ ਖਿਚ _ਲਿਆ। ਉਸੇ ਵੇਲੇ ਉਸ ਨੇ ਇਸਤਰੀ ਨੂੰ ਮਾਰ ਦਿੱਤਾ ਅਤੇ 
ਆਪਣਾ ਨਾਸ਼ ਵੀ ਕਰ _ਲਿਆ।੮। 


ਕੈ ੫, 


ਦੰਹਰਾ” 
(ਉਹ) ਖ਼ਾਨ ਅਤੇ _ਪਠਾਣੀ ਆਪਸ _ਵਿਚ ਲੜ ਕੇ ਮਰ ਗਏ ਅਤੇ ਪ੍ਰੇਤ _ਬਣ _ਗਏ। 
ਦੋਹਾਂ ਦਾ ਉਸ ਗ਼ੁਲਾਮ ਕਰ ਕੇ ਵਿਨਾਸ਼ ਹੋ _ਗਿਆ।੯। 


/ਏਥੋਂ ਹੀ ਲਾਂਠਤੁੱਪ/ਮਆਨ ਦੇ £ਰਸ' ਗਾਰੜ੍ਹ ਦੇ ਅੰਤਾਂ ਭੂਪ ਸੰਵਾਦ ਦੇ ੪=ਵੋ” ਜਾਰਤ੍ਰ ਟੀ ਸਮਾਪਤੀ 
ਭਾ ਲਭ _ਹੰ/ ੪=/ -੭੮=/ ਚਲਦਾ/ 


ਚੱਪਾਣ 
ਇਕ _ਬਨੀਆ _ਓੜਛਾ ਨਗਰ _ਵਿਚ ਰਹਿੰਦਾ ਸੀ। _ਉਸ ਕੋਲ ਲੋਕਾਂ ਵਲੋਂ ਬਹੁਤ ਧਨ 


ਦਸਿਆ ਜਾਂਦਾ ਸੀ। ਉਸ ਦੀ ਤਿਲਕ ਮੰਜਰੀ ਨਾਂ ਦੀ ਇਸਤਰੀ ਸੀ। _ਜਿਸ ਤੋਂ _ਚੰਦੂਮਾ ਨੇ 
ਰੌਸ਼ਨੀ ਲਈ _ਸੀ।੧। 


੧੬0 


ਦੰਹਰਾ 
ਏਕ ਤਹਾ ਰਾਜਾ ਰਹੈ ਅਮਿਤ ਤੇਜ ਕੀ ਖਾਨ। 
ਚੰਦੂ ਸੂਰ ਜਿਹ ਰਿਸ ਕਰੈ ਅਧਿਕ ਆਪੁ ਤੇ _ਜਾਨਿ। ੨। 
ਚਾੱਪਾਣ? 
ਸੋ ਤ੍ਰਿਯ ਨਿਰਖਿ ਰਾਇ ਛਬਿ ਅਟਕੀ। ਭੂਲਿ ਗਈ ਸਭ ਹੀ ਸੁਧ ਘਟ ਕੀ। 
ਅਧਿਕ ਨੇਹ ਰਾਜਾ _ਸੌ_ਠਾਨ੍ਯੋ। ਤਾ ਕਹ ਭਵਨ ਆਪਨੋ ਆਨ੍ਯੋ। _੩। 


ਬੀਰ ਕੇਤੁ ਸੋ ਭੋਗ _ਕਮਾਯੋ। ਅਧਿਕ ਹਿਰਦੈ ਮਹਿ ਸੁਖ ਉਪਜਾਯੋ। 
ਚਿਮਟਿ ਚਿਮਟਿ ਤਾ ਸੋ ਰਤਿ ਕਰੀ। ਭਾਤਿ ਭਾਤਿ ਕੇ ਭੋਗਨ ਕਰੀ। ੪। 


ਕੇਲ ਕਰਤ ਨ੍ਰਿਪ ਸੋ _ਪਤਿ ਆਯੋ। ਬਡੇ ਸੰਦੂਕ ਬਿਖੈ ਤਿਹ ਪਾਯੋ। 
ਆਪੁ ਨਾਥ ਸੋ ਬਚਨ _ਉਚਾਰੇ। ਸੁਨੋ ਬੈਨ ਤੁਮ ਪੀਯ ਪਿਆਰੇ। ੫। 


ਚੱਪਾਣ? 
ਸੁਨਿ ਨ੍ਰਿਪ ਅਧਿਕ ਤ੍ਰਾਸਿ ਤਿਨ ਧਾਰਿਯੋ। ਆਜੁ ਨਾਰਿ ਮੋ ਕੋ ਇਨ ਮਾਰਿਯੋ। 
ਛੋਰਿ ਸੰਦੂਕ ਹਮੈ ਗਹਿ ਲੈਹੈ। ਕਾਢਿ ਕ੍ਰਿਪਾਨ ਭਏ ਬਧ ਕੈਹੈ। ੭। 


ਕੁੰਜੀ ਡਾਰਿ ਸਾਹ ਢਿਗ _ਦੀਨੀ। _ ਦੈ ਕਰ ਜੋਰਿ ਬੇਨਤੀ ਕੀਨੀ। 
ਜਾਰ ਸੰਦੂਕ ਛੋਰਿ ਲਖਿ ਲੀਜੈ। ਮੋ _ਬਤਿਯਾ ਕਰਿ ਸਾਚੁ ਪਤੀਜੈ। _੮। 


ਦੰਹਰਾ 
ਜਬ ਸੰਦੂਕ ਛੋਰਨ ਲਗਾ ਲੈ ਕੁੰਜੀ ਕਹ _ਹਾਥ। 
ਬਹੁਰਿ ਤ੍ਰਿਯਾ ਐਸੇ ਕਹਾ ਬਚਨ ਪਿਯਾ ਕੇ _ਸਾਥ। ੯। 
ਚੱਪਾਣ? 
ਦੁਹੂੰ ਹਾਥ ਤਾ ਕੇ ਸਿਰ ਮਾਰੀ। ਗਈ ਸਾਹੁ ਮਤਿ ਸਗਲ _ਤਿਹਾਰੀ। 
ਜੋ ਯਾ ਸੋ ਮੈ ਭੋਗ ਕਮੈਹੋ। ਤੌ ਤੌ ਕਹੁ ਕਿਹ ਬਾਤਿ ਬਤੈਹੌ। ੧0। 
ਦਾਹਾਰਾ 
ਐਸੇ ਬਚਨ _ਬਖਾਨਿ _ਕਰਿ ਮੂਰਖ _ਦਿਯਾ _ਉਠਾਇ। 
ਬਹੁਰਿ ਰਾਇ ਸੌ ਰਤਿ ਕਰੀ ਹ੍ਰਿਦੈ ਹਰਖ ਉਪਜਾਇ। _੧੧। 


ਚਰਿਤ੍ਰ ਪਾਖਿਆਨ ੧੬੧ 


ਦੰਹਰਾ 


ਉਥੇ ਇਕ ਰਾਜਾ ਰਹਿੰਦਾ ਸੀ ਜੋ ਅਮਿਤ ਤੇਜ ਦੀ ਖਾਣ _ਸੀ। ਆਪਣੇ ਤੋਂ ਜ਼ਿਆਦਾ 
(ਸੁੰਦਰ) ਜਾਣ ਕੇ ਚੰਦੂਮਾ _ਅਤੇ _ਸੂਰਜ ਉਸ _ਨਾਲ ਈਰਖਾ _ਕਰਦੇ _ਸਨ।੨। 
ਚੱਪਾਣ 

ਉਹ ਇਸਤਰੀ ਰਾਜੇ _ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਅਟਕ _ਗਈ ਅਤੇ 
ਆਪਣੇ ਸ਼ਰੀਰ _ਦੀ ਸਾਰੀ ਸੁਧ ਬੁਧ _ਭੁਲ _ਗਈ। (ਉਸ ਨੇ) ਰਾਜੇ ਨਾਲ ਬਹੁਤ ਪ੍ਰੇਮ ਕਰ 
ਲਿਆ ਅਤੇ ਉਸ ਨੂੰ ਆਪਣੇ ਘਰ _ਲ! ਆਈ।੩। 

ਬੀਰ ਕੇਤੁ (ਨਾਂ ਦੇ ਰਾਜੇ) ਨਾਲ (ਉਸ ਨੇ) ਭੋਗ ਕੀਤਾ ਅਤੇ ਮਨ ਵਿਚ ਬਹੁਤ ਸੁਖ 
ਮਨਾਇਆ। _ਉਸ ਨੇ _ਚਿਮਟ ਚਿਮਟ ਕੇ ਉਸ ਨਾਲ _ਰਤੀ-ਕ੍ਰੀੜਾ ਕੀਤੀ ਅਤੇ ਭਾਂਤ ਭਾਂਤ ਦੇ 
ਭੋਗ ਕੀਤੇ ।੪। 


ਰਾਜੇ ਨਾਲ ਭੋਗ ਕਰਦਿਆਂ ਉਸ ਦਾ ਪਤੀ ਆ ਗਿਆ। (ਤਾਂ) ਉਸ (ਰਾਜੇ) ਨੂੰ ਵੋਡੇ 
ਸੰਦੂਕ _ਵਿਚ ਪਾ ਦਿੱਤਾ। ਆਪ _ਪਤੀ ਨਾਲ ਗੱਲ ਕੀਤੀ ਕਿ ਹੇ ਪਿਆਰੇ! ਮੇਰੀ _ਗੌਲ 
ਸੁਣੋ।੫। 
ਦੰਹਰਾ” 

ਮੇਰਾ ਯਾਰ ਅਤੇ ਤੇਰਾ ਚੋਰ ਇਸ ਸੰਦੂਕ ਵਿਚ ਹੈ। ਇਸ ਨੂੰ ਹੁਣੇ ਖੋਲ ਕੇ ਵੇਖੋ ਅਤੇ 
ਜੋ ਚਾਹੋ, _ਉਹੀ _ਕਰੋ।੬। 
ਚੱਪਾਣ 

ਰਾਜੇ ਨੇ (ਇਹ) ਸੁਣ ਕੇ ਬਹੁਤ ਡਰ ਮਨਾਇਆ (ਅਤੇ ਸੋਚਿਆ ਕਿ) ਅਜ ਇਸ 
ਇਸਤਰੀ ਨੇ ਮੈਨੂੰ ਮਾਰ ਦਿੱਤਾ ਹੈ। ਸੰਦੂਕ ਨੂੰ ਖੋਲ੍ਹ ਕੇ ਇਹ ਮੈਨੂੰ ਫੜ ਲਏਗਾ ਅਤੇ ਕ੍ਰਿਪਾਨ 
ਕਢ ਕੇ ਮਾਰ ਦੇਵੇਗਾ।੭। 

(ਇਸਤਰੀ ਨੇ ਸੰਦੂਕ ਦੀ) ਕੁੰਜੀ ਸ਼ਾਹ ਕੋਲ ਸੁਟ ਦਿੱਤੀ ਅਤੇ ਦੋਵੇਂ ਹੱਥ _ਜੋੜ 
ਬੇਨਤੀ ਕੀਤੀ। ਸੰਦੂਕ ਖੋਲ੍ਹ ਕੇ (ਮੇਰੇ) ਯਾਰ ਨੂੰ ਵੇਖ ਲਵੋ ਅਤੇ ਮੇਰੀਆਂ ਗੱਲਾਂ ਨੂੰ ਸਚ 
ਕੇ ਤਸੱਲੀ ਕਰ _ਲਵੋ।੮। 


ਦੰਹਰਾ 


ਚੱਪਾਣ 

ਉਸ ਦੇ ਸਿਰ ਉਤੇ ਦੋਵੇਂ ਹੱਥ ਮਾਰਦੀ (ਹੋਈ _ਬੋਲੀ-) ਹੇ ਸ਼ਾਹ! ਤੇਰੀ ਸਾਰੀ ਮਤ 
ਮਾਰੀ ਗਈ ਹੈ। ਜੇ ਮੈਂ ਇਸ ਨਾਲ ਭੋਗ ਕਰਦੀ ਤਾਂ ਤੈਨੂੰ ਕਿਸ ਤਰ੍ਹਾਂ _ਗੌਲ _ਦਸਦੀ।੧0। 
ਦੰਹਰਾ” 


ਇਸ ਤਰ੍ਹਾਂ ਗੱਲਾਂ ਕਰ _ਕੇ ਉਸ ਮੂਰਖ (ਪਤੀ) ਨੂੰ ਉਠਾ ਦਿੱਤਾ ਅਤੇ ਫਿਰ ਹਿਰਦੇ 
ਵਿਚ ਆਨੰਦ _ਵਧਾ ਕੇ _ਰਾਜੇ _ਨਾਲ _ਰਤੀ-ਕ੍ਰੀੜਾ _ਕੀਤੀ।੧੧। 


੧੬੨ 


ਸੀ _ਦਸਮ-ਗ੍ਰੰਥ _ਸਾਹਿਬ 


ਨ੍ਹਿਪ ਸੋ ਕੇਲ ਕਮਾਇ ਕਰਿ ਗ੍ਰਿਹ ਕਹ ਦਯੋ ਪਠਾਇ। 
ਬਹੁਰਿ ਸੁਖੀ ਹ੍ਹੈ ਪੁਰ ਬਸੀ ਸਾਹੁ ਲਯੋ ਗਰ _ਲਾਇ। ੧੨। ੧। 


ਮਤ ਸਭਨ ਸਤ) ੪87 -੭੯੫/ %ਫੰ/ 
ਚੱਪਲਾਂ 


ਏਕ ਜਾਟ ਦਿਲੀ ਮਹਿ _ਰਹੈ। ਨੈਨੌ ਨਾਮ ਜਗਤ _ਤਿਹ ਕਹੈ। 
ਏਕ ਨਾਰਿ ਤਾ ਕੇ ਕਲਹਾਰੀ। ਤਾ ਕੋ ਰਹਤ ਪ੍ਰਾਨ ਤੇ ਪ੍ਯਾਰੀ। _੧। 


ਸੀ ਤ੍ਰਿਯ ਰਾਜ ਮਤੀ ਤਿਹ ਨਾਮਾ। ਨੈਨੌ ਨਾਮ ਜਟ ਕੀ _ਬਾਮਾ। 

ਸਹਰ _ਜਹਾਨਾਬਾਦ ਬਸੈ _ਵੈ। ਦਰਬਵਾਨ ਦੁਤਿ ਮਾਨ ਰਹੈ ਵੈ। ੨। 
ਸੋਦਾ ਕਾਰਨ ਤਾਹਿ _ਪਠਾਯੋ। _ਏਕ _ਰਪੈਯਾ _ਹਾਥ _ਦਿਵਾਯੋ। 

ਏਕ ਹੁਤੋਂ ਤਿਹ ਠਾਂ ਕੋ ਜੋਗੀ। ਨਾਗੀ ਕਰਿ ਨਾਰੀ ਤਿਨ ਭੋਗੀ। ੩। 


ਦੰਹਰਾ 
ਛੋਰਿ ਗਾਠਿ ਤਾ ਕੇ ਸਿਖਨ ਰੁਪਯਾ ਲਯੋ _ਚੁਰਾਇ। 
ਛਾਰਿ ਬਾਧਿ ਤਾ ਮੈ ਧਰੀ ਤਾ ਕੀ ਨੌਰ ਬਨਾਇ। ੪। 


ਚੱਪਣਾ 
ਭੋਗ ਕਮਾਇ ਬਹੁਰਿ ਤ੍ਰਿਯ ਆਈ। ਸੌਦਾ ਕਾਰਨ _ਪੁਨਿ ਘਰ _ਧਾਈ। 
ਲੋਗਨ ਤੇ ਅਤਿ ਹੀ ਸਰਮਾਈ। ਛਾਰ ਓਰ ਨਹਿ ਦ੍ਰਿਸਟਿ ਚਲਾਈ। ੫। 


ਦੰਹਰਾ 


ਚੱਪਣਾ 
ਕਰ _ਰੁਪਯਾ ਮੋਰੇ ਤੁਮ _ਦਯੋ। ਸੌਦਾ _ਲ੍ਯਾਵਨ _ਕਾਜ _ਪਠਯੋ। 
ਰੁਪਯਾ _ਗਿਰਾ ਰਾਹ ਮਹ __ਜਾਈ। ਲੋਗ _ਬਿਲੋਕਿ ਲਾਜ ਮੁਹਿ ਆਈ। _੭। 


ਦਹਰਾ 
ਛਾਰ ਸਹਿਤ ਮੈ ਸੋ _ਗਹਯੋ ਗੋਦ ਲਾਜ ਤੇ ਡਾਰਿ। 
ਤੁਮ ਹਾਥਨ ਸੋ ਖੋਜਿ ਕਰਿ ਯਾ ਤੇ ਲੇਹੁ ਨਿਕਾਰਿ। ੮। 
ਮੂੜ ਨਾਹ ਕਛੁ ਨ _ਲਖਾ __ਖੋਜਨ _ਲਾਗਾ _ਛਾਰ। 
ਸੋ ਨ ਲਹਾ ਚੁਪ ਹ੍ਹੈ ਰਹਾ ਸਕ੍ਯਾ ਨ ਭੇਦ ਬਿਚਾਰਿ। ੯। ੧। 


ਡਾ ਨਭ#' ਅਤ/ ੪੫? ੮08/ ਅਫਲੂੰ/ 


ਚਰਿਤ੍ਰ ਪਾਖਿਆਨ ੧੬੩ 


ਰਾਜੇ ਨਾਲ _ਕਾਮ-ਕ੍ਰੀੜਾ ਕਰ ਕੇ (ਉਸ ਨੂੰ) ਘਰ ਵਲ ਭੇਜ ਦਿੱਤਾ। ਫਿਰ ਸ਼ਾਹ ਨੂੰ 
ਗਲੇ _ਲਗਾ ਲਿਆ ਅਤੇ ਸੁਖ ਪੂਰਵਕ ਨਗਰ _ਵਿਚ _ਵਸਣ _ਲਗੀ।੧੨। 

/ਏਥੋ ਸੰ ਲਾਠਤੁੱਪ/ਨਆਨ ਦੇ ਤੂੰਆ ਗਾਹ ਦੇ ਮੰਤ ਭੂਪ ਅੰਵਾਦ ਦੇ ੪#ਵੇ' ਲਾਰਤਹ ਦੀ ਸਮਪਤੀ 

ਭਾ ਜੜ _ਹੰ/ _ 8੬/ -੭੯੫/ ਚਲਦਾ/ 

ਚੱਪਾਣ 

ਇਕ ਜੌਟ ਦਿੱਲੀ ਵਿਚ ਰਹਿੰਦਾ ਸੀ। ਉਸ ਦਾ ਨਾਂ ਲੋਕੀਂ ਨੈਨੌ ਕਹਿੰਦੇ ਸਨ। ਉਸ 
ਦੀ _ਇਕ _ਕੁਲੱਛਣੀ ਇਸਤਰੀ _ਸੀ। _ਉਸ ਨੂੰ (ਉਹ) ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰੀ 
ਸੀ।੧। 

ਉਸ ਇਸਤਰੀ ਦਾ ਨਾਂ ਰਾਜ ਮਤੀ ਸੀ ਜੋ ਨੈਨੌ ਨਾਂ ਦੇ ਜੌਟ ਦੀ ਪਤਨੀ ਸੀ। (ਉਹ) 
ਜਹਾਨਾਬਾਦ ਸ਼ਹਿਰ ਵਿਚ ਰਹਿੰਦੀ ਸੀ ਅਤੇ _ਧਨਵਾਨ ਅਤੇ ਸੁੰਦਰ ਮਨੀ ਜਾਂਦੀ _ਸੀ।੨। 

(ਜੱਟ ਨੇ) ਉਸ ਨੂੰ ਸੌਦਾ (ਖਰੀਦਣ ਲਈ) ਭੇਜਿਆ ਅਤੇ ਇਕ ਰੁਪਇਆ ਹੱਥ ਵਿਚ 
ਦਿੱਤਾ। ਉਸ ਥਾਂ ਤੇ ਇਕ ਜੋਗੀ ਰਹਿੰਦਾ ਸੀ। ਉਸ ਨੇ ਨੰਗੀ ਕਰ ਕੇ ਉਸ ਇਸਤਰੀ ਨਾਲ 
ਭੋਗ ਕੀਤਾ।੩। 
ਦੰਹਰਾ” 

ਉਸ (ਜੋਗੀ) ਦੇ ਚੇਲਿਆਂ ਨੇ ਗੰਢ ਖੋਲ੍ਹ ਕੇ ਰੁਪਇਆ ਚੁਰਾ ਲਿਆ ਅਤੇ ਉਸ ਦੀ 
ਥਾਂ ਤੇ ਰਾਖ (ਦੀ ਚੁਟਕੀ) ਬੰਨ੍ਹ _ਦਿੱਤੀ।੪। 
ਚੱਪਾਣ 

ਭੋਗ ਕਰ ਕੇ ਫਿਰ ਉਹ ਇਸਤਰੀ ਪਰਤੀ ਅਤੇ ਸੌਦਾ (ਖ਼ਰੀਦਣ ਲਈ) ਫਿਰ ਘਰ 
ਮੁੜੀ। _ਉਹ ਲੋਕਾਂ ਤੋਂ ਬਹੁਤ _ਸ਼ਰਮਿੰਦੀ ਹੋਈ, ਪਰ ਰਾਖ ਵਲ ਉਸ ਦੀ ਨਜ਼ਰ ਹੀ 
ਗਈ।੫। 


2੧ ॥੨੧੨ 


ਦੰਹਰ” 

ਉਹ ਬਿਨਾ ਸੌਦਾ (ਖ਼ਰੀਦਿਆਂ) ਆਪਣੇ ਪਤੀ ਕੋਲ ਆ ਗਈ। (ਜਦ) ਗੰਢ ਖੋਲ੍ਹ ਕੇ 
ਵੇਖੀ ਤਾਂ ਉਸ ਵਿਚੋਂ ਰਾਖ _ਨਿਕਲੀ।੬। 
ਚੱਪਾਣ 

(ਉਹ ਕਹਿਣ ਲਗੀ-) ਮੇਰੇ ਹੱਥ ਵਿਚ ਤੁਸੀਂ ਰੁਪਇਆ ਦਿੱਤਾ ਸੀ ਅਤੇ ਸੋਦਾ (ਖ਼ਰੀਦਣ 
ਲਈ) ਭੇਜਿਆ ਸੀ। ਰੁਪਇਆ ਰਾਹ ਵਿਚ ਡਿਗ ਗਿਆ ਅਤੇ ਲੋਕਾਂ ਨੂੰ ਵੇਖ ਕੇ ਮੈਂ ਲਜਿਤ 
ਹੋ _ਗਈ।੭। 
ਦੰਹਰਾ” 

ਉਥੋਂ ਸ਼ਰਮ ਦੇ ਮਾਰੇ ਮੈਂ ਸੁਆਹ ਨਾਲ ਗੋਦ ਭਰ _ਲਈ। ਤੁਸੀਂ ਹੱਥ ਨਾਲ ਖੋਜ ਕੇ 
ਇਸ ਵਿਚੋਂ ਰੁਪਇਆ ਕਢ _ਲਵੋ।੮। (ਉਸ) ਮੂਰਖ ਪਤੀ ਨੇ ਕੁਝ ਨ ਸਮਝਿਆ ਅਤੇ ਰਾਖ 
ਵਿਚੋਂ (ਰੁਪਇਆ) ਲੱਭਣ ਲਗਾ। ਉਹ (ਰੁਪਇਆ) ਨ ਮਿਲਿਆ ਅਤੇ ਚੁਪ ਹੋ ਗਿਆ ਅਤੇ 
(ਉਸ ਦੇ) ਭੇਦ ਨੂੰ ਵਿਚਾਰ ਨ ਸਕਿਆ।੯। 


/ਏਥੋ ਸੰ ਲਾਠਤੁੱਪ/ਨਆਨ ਦੇ ਤੂੰਆ ਗਾਹ ਦੇ ਮੰਤ ਝੂਪ ਸੰਵਾਦ ਦੇ ੪੫ਵੇ' ਲਾਰੇਤ੍ਰਾ ਦੀ ਸ਼ਮਪਤੀ 
ਭਾ ਡ੍ਭ ਹੰ/ _੪੫/ ੮08/ ਚਲਦਾ/ 


੧੬੪ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਕਾਜੀ ਇਕ _ਕਸਮੀਰ ਮੈ ਤਾ ਕੀ ਇਸਤ੍ਰੀ ਏਕ। 
ਜੰਤੁ ਮੰਤੁ ਅਰੁ _ਬਸੀਕਰ ਜਾਨਤ _ਹੁਤੀ ਅਨੇਕ। _੧। 


ਚੱਘਣ?/ 
ਅਦਲ _ਮਹੰਮਦ ਨਾਮ _ਤਵਨਿ _ਪਤਿ। ਨ੍ਯਾਇ ਸਾਸਤ _ਕੇ ਬੀਚ _ਨਿਪੁਨਿ _ਅਤਿ। 
ਨੂਰਮ ਬੀਬੀ ਨਾਰਿ ਤਵਨ ਘਰ। ਜਾ ਕੇ ਸਾਥ ਰਮਤ ਨਿਤਿ ਅਤਿ ਨਰ। ੨। 


ਤਿਨ ਇਕ ਜਾਟ ਭਏ ਰਤਿ ਠਾਨੀ। ਕਛੁ _ਕਾਜੀ ਕੀ ਕਾਨਿ ਨ ਮਾਨੀ। 
ਹਜਰਤਿ ਆਇ ਤਬੈ ਲਗਿ ਗਯੋ। ਮਿਤ੍ਰਹਿ ਬਾਧਿ ਖਾਟ ਤਰ ਲਯੋ। _੩। 


ਦੰਹਰਾ 
ਅਪੁ ਮੁਸਫ ਬਾਚਤ ਭਈ ਜਾਟ ਖਾਟਿ ਤਰ ਬਾਧਿ। 
ਕਾਜੀ ਕੋ ਮੋਹਿਤ _ਕਿਯਾ _ਬਾਨ ਦ੍ਰਿਗਨ ਕੇ _ਸਾਧਿ। ੪। 


ਚੱਪਲਾਂ 


ਖਾਟ ਊਪਰ _ਕਾਜੀ _ਬੈਠਾਯੋ। _ਕਾਮਕੇਲ ਤਾ _ਸੌ_ਉਪਜਾਯੋ। 
ਤਾ ਕੀ ਕਾਨਿ ਨ ਆਨਤ ਮਨੈ। ਮੂਰਖ ਚੋਟ ਚਟਾਕਨ _ਗਨੈ। _੫। 


ਦੰਹਰਾ” 
ਕਾਮ ਭੋਗ _ਕਰਿ _ਕਾਜਿਯਹਿ _ਦੀਨਾ ਬਹੁਰਿ _ਉਠਾਇ। 
ਖਾਟ ਤਰੇ ਤੇ ਕਾਢਿ ਕਰਿ ਜਾਟ ਲਯੋ ਉਰ ਲਾਇ। ੬। 


ਚੱਪਲਾਂ 


ਸੁਨਿ ਲੈ ਮੀਤ ਬਚਨ ਤੈ ਮੇਰਾ। ਮੈ ਕਾਜੀ ਕਹ ਬਹੁਤ ਲਬੇਰਾ। 
ਤਾ ਕਹ ਬਹੁ _ਜੂਤਿਨ ਸੋ ਮਾਰਾ। ਤਾ ਤੇ ਉਠਤ _ਤਰਾਕੋ _ਭਾਰਾ। ੭। 


ਜੁ ਵੈ 

ਤੌ ਹਮ ਸਾਚੁ ਤਿਸੈ _ਹਨਾ ਲੀਜਹੋਂ_ਹ੍ਹਿਦੈ ਪਛਾਨਿ।੮। 
ਸਤਿ ਸਤਿ ਤਿਨ ਕਹਾ ਹਮ ਸੁਨੇ ਤਰਾਕੇ _ਕਾਨ। 

ਸੀਸ ਖੁਰਕਿ ਗ੍ਰਿਹ ਕੌ ਗਏ ਭੇਦ ਨ ਸਕਾ ਪਛਾਨ। ੯। ੧। 


ਮਤ ਸ਼ੜਮ ਸਤ) ੪੬੭ ੮੧੩੭ %ਫਰੰ/ 


ਚਰਿਤ੍ਰ ਪਾਖਿਆਨ ੧੬੫ 


ਦੰਹਰਾ 


ਕਸ਼ਮੀਰ ਵਿਚ ਇਕ ਕਾਜ਼ੀ (ਰਹਿੰਦਾ) ਸੀ। ਉਸ ਦੀ ਇਕ ਇਸਤਰੀ ਸੀ ਜੋ ਅਨੇਕ 
ਜੰਤੁ _ਮੌਤੂ _ਅਤੇ _ਵਸੀਕਰਨ (ਦੀ ਵਿਧੀ) ਨੂੰ ਜਾਣਦੀ _ਸੀ।੧। 
ਚੱਪਾਣ 

ਉਸ ਦੇ ਪਤੀ ਦਾ ਨਾਂ ਅਦਲ ਮੁਹੰਮਦ ਸੀ ਜੋ ਨਿਆਂ-ਸ਼ਾਸਤੁ _ਵਿਚ ਬਹੁਤ _ਨਿਪੁਣ 
ਸੀ। ਉਸ ਦੇ ਘਰ ਨੂਰਮ ਬੀਬੀ (ਨਾਂ ਵਾਲੀ) ਇਸਤਰੀ ਸੀ ਜਿਸ ਨਾਲ ਨਿੱਤ ਬਹੁਤ ਮਰਦ 
ਰਮਣ ਕਰਦੇ _ਸਨ।੨। 

ਉਸ ਨੇ ਇਕ ਜੱਟ ਨਾਲ _ਰਤੀ-ਕ੍ਰੀੜਾ ਕਰਨ ਦਾ ਬਣਾਇਆ ਅਤੇ ਕਾਜ਼ੀ ਦੀ 
ਜ਼ਰਾ ਜਿੰਨੀ ਵੀ ਪਰਵਾਹ ਨ ਕੀਤੀ। (ਉਹ ਜੱਟ ਨਾਲ ਰਮਣ ਰਹੀ ਸੀ ਕਿ) ਉਦੋਂ ਤਕ 
ਹਜ਼ਰਤ (ਕਾਜ਼ੀ) ਆ ਗਿਆ। ਉਸ ਨੇ ਮਿਤਰ ਨੂੰ ਬੰਨ੍ਹ ਕੇ ਮੰਜੇ ਹੇਠਾਂ ਲੁਕਾ _ਲਿਆ।੩। 


ਚ 


ਮਨ 
ਕਰ 


ਦੰਹਰਾ 


ਜੱਟ ਨੂੰ ਮੰਜੀ ਹੇਠਾਂ ਬੰਨ੍ਹ _ਕੇ ਆਪ ਕੁਰਾਨ ('ਮੁਸਫ') ਵਾਚਣ ਲਗ ਪਈ ਅਤੇ ਕਾਜ਼ੀ 
ਨੂੰ ਅਖਾਂ ਦੇ ਬਾਣ ਸਾਧ ਕੇ ਮੋਹਿਤ ਕਰ _ਲਿਆ।੪। 


ਚੱਪਾਣ 

ਮੰਜੀ ਉਤੇ ਕਾਜ਼ੀ ਨੂੰ ਬਿਠਾਇਆ _ਅਤੇ _ਉਸ _ਨਾਲ _ਕਾਮ-ਕ੍ਰੀੜਾ _ਕਰਨ _ਲਗੀ। _ਉਸ 
ਨੇ (ਉਸ ਜੱਟ ਦੀ) ਜ਼ਰਾ ਪਰਵਾਹ ਨ ਕੀਤੀ ਅਤੇ (ਉਧਰ) ਮੂਰਖ (ਜੱਟ) ਚੋਟਾਂ (ਧਕਿਆਂ) 
ਦੀ _ਚਟ _ਚਟ _ਗਿਣਨ _ਲਗਾ।੫। 


ਕਾਜ਼ੀ ਨਾਲ ਰਤੀ-ਕ੍ਰੀੜਾ ਕਰ ਕੇ ਫਿਰ ਉਠਾ ਦਿੱਤਾ ਅਤੇ ਮੰਜੀ ਹੇਠੋਂ ਜੌਟ ਨੂੰ ਕਢ ਕੇ 
ਛਾਤੀ ਨਾਲ ਲਾ _ਲਿਆ।੬। 


ਚੱਪਲਾਂ 
(ਉਹ ਕਹਿਣ _ਲਗੀ-) ਹੇ ਮਿਤਰ! ਤੂੰ ਮੇਰੀ ਗੱਲ ਸੁਣ ਲ!। ਮੈਂ ਕਾਜ਼ੀ ਨੂੰ ਬਹੁਤ 


ਮਧੋਲਿਆ ਹੈ। (ਮੈਂ) ਉਸ ਨੂੰ ਜੁਤੀਆਂ ਨਾਲ ਬਹੁਤ ਮਾਰਿਆ ਹੈ, ਇਸ _ਲਈ _ਤੜਾਕ _ਦੀ 
ਬਹੁਤ (ਆਵਾਜ਼) ਹੋ __ਰਹੀ _ਸੀ।੭। 
ਦੰਹਰਾ” 


ਜੋ ਉਹ ਜੁਤੀਆਂ ਦੀ ਤੜਾਕ (ਦੀ ਆਵਾਜ਼) ਤੁਹਾਡੇ ਕੰਨ ਵਿਚ ਪੈਂਦੀ ਸੀ, ਉਦੋਂ ਉਸ 
ਨੂੰ ਮੈਂ ਬਹੁਤ ਮਾਰਦੀ ਸੀ। ਇਸ (ਗੱਲ) ਨੂੰ ਤੁਸੀਂ ਹਿਰਦੇ ਵਿਚ ਸਚ ਸਮਝ _ਲਵੋ।੮। ਉਸ 


ਨੇ ਕਿਹਾ ਸਚ ਹੈ, ਮੈਂ ਵੀ ਕੰਨਾਂ ਨਾਲ ਤੜਾਕ (ਦੀ ਆਵਾਜ਼) ਸੁਣੀ ਹੈ। (ਉਹ ਵੀ) ਸਿਰ 
ਖੁਰਕਦਾ ਹੋਇਆ _ਘਰ ਨੂੰ ਚਲਾ ਗਿਆ ਅਤੇ ਭੇਦ ਨੂੰ ਨ ਪਛਾਣ ਸਕਿਆ।੯। 


/ਏਥੋ ਸੰ ਲਾਰਤੁੱਪ/ਨਆਨ ਦੇ ਤੁੰਆ ਗਾਠਤ ਦੇ ਅੰ ਭੂਪ ਸੰਵਾਦ ਦੇ ੬੬ਵੇ' ਲਾੰਠਤ੍ਹ ਦੀ ਸਮਾਪਤੀ 
ਭਾ ਡ੍ਭ ਹੈ/ _੪੬੬/ ੮੧੩/ ਜਲਦਾ/ 


੧੬੬ 


ਏਕ _ਸੂਵਨਨ ਹਮ _ਸੁਨੀ। _ਹਰਿਯਾਬਾਦ ਏਕ _ਤ੍ਰਿਯ _ਗੁਨੀ। 
ਬਾਦਲ _ਕੁਅਰਿ ਨਾਮ ਤ੍ਰਿਯ ਤਿਹ ਕੌ। ਜਾਨਤ ਹੈ _ਸਿਗਰੌ ਜਗ ਜਿਹ _ਕੌ। _੧। 


ਏਕ ਮੁਗਲ ਤਿਨ ਧਾਮ _ਬੁਲਾਯੋ। _ਆਛੋ ਭੋਜਨ _ਤਾਹਿ ਖਵਾਯੋ। 
ਤਾਹਿ ਭਜਨ ਕਹ ਹਾਥ _ਪਸਾਰਾ। ਤਬ _ਤ੍ਰਿਯ _ਤਾਹਿ _ਜੂਤਿਯਨ _ਮਾਰਾ। _੨। 


ਮਾਰਿ ਮੁਗਲ _ਕੂਕਤ ਇਮਿ _ਧਾਈ। ਯਹ ਸੁਨਿ ਬੈਨ ਪ੍ਰਜਾ ਮਿਲਿ ਆਈ। 
ਕਰਿ ਸਮੋਧ ਤਿਨ ਧਾਮ ਪਠਯੋ। ਯਾ ਕੇ ਕੰਠ ਟੂਕ ਫਸਿ ਗਯੋ। ੩। 


ਦੰਹਰਾ 
ਚੇਤ ਮੁਗਲ ਜਬ ਹੀ __ਭਯਾ _ਸੀਸ _ਰਹਿਯੋ _ਨਿਹੁਰਾਇ। 
ਅਤਿ _ਲਜਤ _ਜਿਯ ਮੈ _ਭਯਾ ਬੈਨ ਨ _ਭਾਖ੍ਯੋ _ਜਾਇ। ੪। 
ਅਬ ਮੈ ਯਾਹਿ _ਉਬਾਰਿਯਾ ਸੀਤਲ _ਬਾਰਿ _ਪਿਯਾਇ। 
ਸਭ ਸੌ ਐਸੀ ਭਾਤਿ ਕਹਿ ਤਾ ਕੌ ਦਿਯਾ ਉਠਾਇ। ੫। ੧। 
ਸਤ ਸਭਨ ਸਤ) _੪&੭/ ੮5੮/ %ਫੰ/ 
ਦੰਹਰਾ 
ਜਹਾਂਗੀਰ _ਪਾਤਿਸਾਹ ਕੇ ਬੇਗਮ ਨੂਰ _ਜਹਾਂ। 
ਬਸਿ ਕੀਨਾ ਪਤਿ ਆਪਨਾ ਇਹ ਜਸ ਜਹਾ _ਤਹਾ। ੧। 
ਚੱਪਣਾ 
ਜਹਾਂ ਇਮਿ ਬਚਨ ਉਚਾਰੇ। ਜਹਾਂਗੀਰ ਸੁਨੁ ਸਾਹ _ਹਮਾਰੇ। 
ਤੁਮ ਆਜੁ ਅਖੇਟਕ ਜੈਹੈਂ। ਸਭ _ਇਸਤ੍ਰਿਨ ਕਹ ਸਾਥ _ਬੁਲੈਹੈਂ। ੨। 


% 'ਗੇ 


ਦੰਹਰ” 
ਜਹਾਂਗੀਰ ਏ ਬਚਨ ਸੁਨਿ _ਖੇਲਨ ਚੜਾ _ਸਿਕਾਰ। 
ਸਖੀ ਸਹੇਲੀ ਸੰਗ ਲੈ ਆਯੋ _ਬਨਹਿ ਮੰਝਾਰ। _੩। 
ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ। 
ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ। ੪। 


ਨਵਲ ਬਸਤ੍ਰ _ਨਵਲੈ _ਜੁਬਨ _ਨਵਲਾ _ਤਿਯਾ _ਅਨੂਪ। 
ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ _ਸਰੂਪ। _੫। 
ਇਕ ਗੋਰੀ ਇਕ _ਸਾਵਰੀ ਹਸਿ ਹਸਿ ਝੂਮਰ ਦੇਹਿ। 
ਜਹਾਂਗੀਰ ਨਰ _ਨਾਹ _ਕੀ ਸਗਲ _ਬਲੈਯਾ _ਲੇਹਿ। ੬। 


ਚਰਿਤ੍ਰ ਪਾਖਿਆਨ ੧੬੭ 


ਚੱਪਾਣ 

ਅਸੀਂ ਇਕ ਕਥਾ ਕੰਨਾਂ ਨਾਲ ਸੁਣੀ ਹੈ ਕਿ ਹਰਿਯਾਬਾਦ ਵਿਚ ਇਕ _ਗੁਣਵਾਨ 
ਇਸਤਰੀ _ਸੀ। _ਉਸ ਇਸਤਰੀ ਨੂੰ ਸਾਰਾ ਸੰਸਾਰ ਬਾਦਲ _ਕੁਅਰਿ ਦੇ ਨਾਂ ਨਾਲ ਜਾਣਦਾ 
ਸੀ।੧। 

ਉਸ ਨੇ ਇਕ ਮੁਗਲ ਨੂੰ ਘਰ ਬੁਲਾਇਆ ਅਤੇ ਉਸ ਨੂੰ ਚੰਗਾ ਭੋਜਨ ਖੁਆਇਆ। 
ਉਸ (ਮੁਗਲ ਨੇ ਇਸਤਰੀ ਨਾਲ) ਭੋਗ ਕਰਨ ਲਈ ਹੌਥ ਵਧਾਇਆ, ਤਾਂ ਇਸਤਰੀ ਉਸ ਨੂੰ 
ਜੁਤੀਆਂ ਮਾਰਨ ਲਗੀ ਗਈ।੨। 

ਮੁਗਲ ਨੂੰ ਕੁਟਾਪਾ ਚੜ੍ਹਾ ਕੇ ਕੂਕਦੀ ਹੋਈ ਇਸ ਤਰ੍ਹਾਂ ਦੌੜੀ ਕਿ (ਉਸ ਦੀ) ਆਵਾਜ਼ 
ਸੁਣ ਕੇ ਲੋਕੀਂ ਇਕਠੇ ਹੋ _ਕੇ ਆ ਗਏ। ਉਸ ਨੇ ਸਾਰਿਆਂ ਲੋਕਾਂ ਨੂੰ ਸਮਝਾ ਕੇ ਅਤੇ ਇਹ 
ਕਹਿ ਕੇ ਘਰਾਂ ਨੂੰ ਪਰਤਾਇਆ ਕਿ ਇਸ ਦੇ ਗਲੇ ਵਿਚ ਰੋਟੀ ਫਸ ਗਈ ਸੀ।੩। 
ਦੰਹਰਾ” 

ਜਦ ਮੁਗਲ ਨੂੰ ਹੋਸ਼ ਆਈ, ਤਾਂ ਉਸ ਨੇ ਨੀਵੀਂ ਪਾ ਲਈ। ਉਹ ਮਨ ਵਿਚ ਬਹੁਤ 
ਲਜਿਤ ਹੋਇਆ, (ਇਸ ਲਈ ਉਸ ਤੋਂ) ਬੋਲਿਆ ਨ ਗਿਆ।੪। ਹੁਣ ਮੈਂ ਠੰਡਾ ਜਲ ਪਿਲਾ 
ਕੇ ਇਸ ਨੂੰ ਸਾਵਧਾਨ ਕੀਤਾ ਹੈ। ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ, ਉਸ (ਮੁਗ਼ਲ) ਨੂੰ ਘਰ 
ਤੋਂ ਭੇਜ _ਦਿੱਤਾ।੫। 

/ਏਥੋ ਸੰ ਲਾਠਤੁੱਪ/ਨਆਨ ਦੇ ਤੁੰਆ ਗਾਰਤ੍ਹ ਦੇ ਮੰਡੀ ਭੂਖ ਸੰਵਾਦ ਦੇ &੭ਵੇ' ਲਾਰਤ੍ਹ ਦੀ ਸਮਪਤੀ 

ਭ ਲਭ ਹੰ/ _&੭/ ੮5੮/ ਚਲਦਾ? 


ਦੰਹਰਾ 


ਜਹਾਂਗੀਰ ਬਾਦਸ਼ਾਹ _ਦੀ ਨੂਰ ਜਹਾਂ ਬੇਗਮ _ਸੀ। _ਉਸ ਨੇ ਆਪਣਾ ਪਤੀ ਵਸ ਵਿਚ 
ਕੀਤਾ ਹੋਇਆ _ਸੀ। _ਇਹ ਗੱਲ ਜਿਥੇ _ਕਿਥੇ ਪਸਰੀ ਹੋਈ _ਸੀ।੧। 


ਚੱਪਲਾਂ 


ਨੂਰ ਜਹਾਂ ਨੇ ਇਸ ਤਰ੍ਹਾਂ ਕਿਹਾ ਕਿ ਹੇ ਮੇਰੇ ਜਹਾਂਗੀਰ ਬਾਦਸ਼ਾਹ! ਸੁਣੋ। ਮੈਂ ਤੇ ਤੁਸੀਂ, 
ਸਾਰੀਆਂ ਇਸਤਰੀਆਂ ਨੂੰ ਨਾਲ ਬੁਲਾ ਕੇ _ਅਜ ਸ਼ਿਕਾਰ `ਤੇ _ਜਾਵਾਂਗੇ।੨। 


ਦੰਹਰਾ 


ਜਹਾਂਗੀਰ ਇਹ ਗੱਲ ਸੁਣ ਕੇ ਸ਼ਿਕਾਰ ਖੇਡਣ ਲਈ ਚੜ੍ਹ _ਪਿਆ। _ਸਖੀਆਂ _ਸਹੇਲੀਆਂ 
ਵਿਚ _ਪਹੁੰਚ _ਗਿਆ।੩। ਉਨ੍ਹਾਂ ਇਸਤਰੀਆਂ ਨੇ ਸ਼ਰੀਰ _ਉਤੇ _ਲਾਲ 
ਬਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਇਸ ਤਰ੍ਹਾਂ ਚਮਕ ਰਹੀਆਂ ਸਨ ਕਿ ਬੈਦਿਆਂ ਦਾ ਕੀ, 
ਨੂੰ ਵੀ ਚੁਰਾ ਰਹੀਆਂ _ਸਨ।੪। 


ਨਵੇਂ ਬਸਤ੍ਰ, ਨਵੀਂ ਜਵਾਨੀ ਅਤੇ ਸੁੰਦਰ ਤੇ _ਅਨੂਪਮ ਇਸਤਰੀਆਂ _ਕਾਮ ਦੇਵ ਦੀ 
ਇਸਤਰੀ ਰਤੀ ਦਾ ਰੂਪ _ਬਣ ਕੇ ਬਨ ਵਿਚ ਫਿਰ ਰਹੀਆਂ ਸਨ।੫। ਕੋਈ ਗੋਰੀ ਸੀ ਅਤੇ 
ਕੋਈ ਸਾਂਵਲੀ; ਹਸ ਹਸ ਕੇ ਧਮਾਰ ਪਾ ਰਹੀਆਂ ਸਨ ਅਤੇ ਜਹਾਂਗੀਰ ਬਾਦਸ਼ਾਹ ਤੋਂ ਕੁਰਬਾਨ 
ਹੋ ਰਹੀਆਂ _ਸਨ।੬। 


੧੬੮ 


ਚੱਪਣਾ 
ਸਬ ਤ੍ਰਿਯ _ਹਥਿਨ ਅਰੂੜਿਤ ਭਈ। _ਸਭ _ਹੀ ਹਾਥ _ਬੰਦੂਕੈ ਲਈ। 
ਬਿਹਸਿ _ਬਿਹਸਿ ਕਰਿ _ਬਚਨ _ਸੁਨਾਵੈ। ਜਹਾਂਗੀਰ ਕਹ ਸੀਸ _ਝੁਕਾਵੈ। _੭। 


ਸਭ _ਇਸਤ੍ਰਿਨ ਕਰ ਜੋਰੈ ਕੀਨੌ। ਏਕ _ਮਿਰਿਗਹਿ ਜਾਨੇ ਨਹਿ _ਦੀਨੌ। 
ਕੇਤਿਕ ਬੈਠ _ਬਹਲ ਪਰ _ਗਈ। ਹੈ _ਗੈ ਕਿਤੀ ਅਰੂੜਿਤ ਭਈ। ੮। 


ਦੰਹਾਰਾ 
ਕਿਨਹੂੰ _ਗਹੀ _ਤੁਫੰਗ ਕਰ _ਕਿਨਹੂੰ _ਗਹੀ _ਕ੍ਰਿਪਾਨ। 
ਕਿਨਹੂੰ _ਕਟਾਰੀ _ਕਾਢਿ _ਲੀ__ਕਿਨਹੂੰ _ਤਨੀ _ਕਮਾਨ। _੯। 
ਦੱਖਣ? 
ਪ੍ਰਿਥਮ _ਮ੍ਰਿਗਨ ਪਰ ਸ੍ਹਾਨ ਧਵਾਏ। _ਪੁਨਿ ਚੀਤਾ ਤੇ ਹਰਿਨ ਗਹਾਏ। 
ਬਾਜ ਜੁਰਨ ਕਾ _ਕਿਯਾ _ਸਿਕਾਰਾ। ਨੂਰ ਜਹਾਂ ਪਰ ਪ੍ਰੀਤਿ _ਅਪਾਰਾ। _੧0। 


ਰੋਝ _ਹਰਿਨ ਝੌਖਾਰ ਸੰਘਾਰੇ। ਨੂਰ ਜਹਾਂ ਗਹਿ ਤੁਪਕ ਪ੍ਰਹਾਰੇ। 
ਕਿਨਹੂੰ _ਹਨੇ _ਬੇਗਮਨ _ਬਾਨਾ। _ਪਸੁਨ ਕਰਾ ਜਮ _ਧਾਮ _ਪਯਾਨਾ। _੧੧। 


ਦੰਹਰਾ 
ਅਧਿਕ ਰੂਪ ਬੇਗਮ _ਨਿਰਖਿ ਰੀਝਿ ਰਹੈ ਮ੍ਰਿਗ ਕੋਟਿ। 
ਗਿਰੇ_ਮੂਰਛਨਾ ਹੈ _ਧਰਨਿ ਲਗੇ ਬਿਨਾ _ਸਰ_ਚੋਟਿ। ੧੨। 
ਜਿਨ ਕੈ _ਤੀਖਨ ਅਸਿ ਲਗੇ _ਲੀਜਤ ਤਿਨੈ _ਬਚਾਇ। 
ਜਿਨੈ _ਦ੍ਰਿਗਿਨ ਕੇ ਸਰ ਲਗੇ ਤਿਨ ਕੋ ਕਛੁ ਨ _ਉਪਾਇ।੧੩। 


ਚੱਪਣਾ 
ਕਿਤੀ ਸਹਚਰੀ ਤੁਰੈ _ਧਵਾਵੈ। _ਪਹੁਚਿ _ਮ੍ਰਿਗਿਨ ਕੋ ਘਾਇ _ਲਗਾਵੈ। 
ਕਿਨਹੂੰ _ਮ੍ਰਿਗਨ ਦ੍ਰਿਗਨ ਸਰ ਮਾਰੇ। ਬਿਨੁ _ਪ੍ਰਾਨਨ _ਗਿਰਿ ਗਏ _ਬਿਚਾਰੇ। _੧੪। 


ਇਹੀ ਭਾਤਿ ਸੋ ਕੀਆ ਸਿਕਾਰਾ। ਤਬ ਲੌ _ਨਿਕਸਾ ਸਿੰਘ ਅਪਾਰਾ। 
ਯਹ ਧੁਨਿ ਸਾਹ _ਸੂਵਨ ਸੁਨਿ ਪਾਈ। ਸਕਲ _ਨਾਰਿ ਇਕਠੀ ਹ੍ਹੈ ਆਈ। _੧੫। 


ਚਰਿਤ੍ਰ ਪਾਖਿਆਨ ੧੬੯ 


ਜੱਪਣਾ 

ਸਾਰੀਆਂ ਇਸਤਰੀਆਂ ਹਾਥੀਆਂ ਉਪਰ _ਸਵਾਰ ਹੋ __ਗਈਆਂ। _ਸਭ ਨੇ ਹੱਥ ਵਿਚ 
ਬੰਦੂਕਾਂ ਲੈ ਲਈਆਂ। _ਹਸ _ਹਸ ਕੇ ਬੋਲ ਸੁਣਾਉਂਦੀਆਂ ਸਨ ਅਤੇ ਜਹਾਂਗੀਰ ਨੂੰ ਸਿਰ _ਨਿਵਾ 
ਰਹੀਆਂ _ਸਨ।੭। 

ਸਭ ਇਸਤਰੀਆਂ ਨੇ _ਜੋਟੀਆਂ ਬਣਾਈਆਂ ਹੋਈਆਂ ਸਨ ਅਤੇ ਇਕ _ਹਿਰਨ ਵੀ ਜਾਣ 
ਨਹੀਂ ਦੇ ਰਹੀਆਂ _ਸਨ। ਕਈ (ਇਸਤਰੀਆਂ) ਸਵਾਰੀਆਂ _(ਬਹਲੀਆਂ ਅਥਵਾ _ਰਥਾਂ) ਉਤੇ 
ਗਈਆਂ। _ਕਈ ਇਕ ਘੋੜਿਆਂ ਅਤੇ ਹਾਥੀਆਂ _ਉਤੇ ਸਵਾਰ _ਹੋਈਆਂ।੮। 


ਪਹਿਲਾਂ _ਹਿਰਨਾਂ ਪਿਛੇ ਕੁੱਤੇ ਭਜਾਏ ਅਤੇ ਫਿਰ _ਚਿਤਰਿਆਂ ਦੁਆਰਾ ਹਿਰਨਾਂ ਨੂੰ 
ਪਕੜਵਾਇਆ। _ਬਾਜ਼ਾਂ _ਅਤੇ _ਜੁਰਿਆਂ ਨਾਲ _ਸ਼ਿਕਾਰ _ਕੀਤਾ। (ਜਹਾਂਗੀਰ ਬਾਦਸ਼ਾਹ _ਦਾ) ਨੂਰ 
ਜਹਾਂ _ਪੂਤਿ _ਅਪਾਰ ਪ੍ਰੇਮ _ਸੀ।੧0। 

ਨੂਰ ਜਹਾਂ ਨੇ ਬੰਦੂਕ ਚਲਾ _ਕੇ _ਰੋਝ (ਨੀਲ ਗਊਆਂ), ਹਿਰਨ, _ਝੰਖਾਰ _(ਬਾਰਾਸਿੰਗੇ) 
ਮਾਰੇ। _ਕਿਤਨਿਆਂ ਨੂੰ _ਬੇਗਮਾਂ ਨੇ _ਤੀਰਾਂ ਨਾਲ ਮਾਰ ਦਿੱਤਾ (ਅਤੇ ਇਸ ਤਰ੍ਹਾਂ) ਪਸ਼ੂਆਂ ਨੇ 


ਯਮ-ਲੋਕ ਵਲ ਚਾਲੇ _ਪਾਏ।੧੧। 
ਦੰਹਰਾ 

ਬੇਗਮ ਦਾ ਰੂਪ ਵੇਖ ਕੇ ਬਹੁਤ ਹਿਰਨ ਖੁਸ਼ ਹੋਂ _ਗਏ ਅਤੇ _ਬਿਨਾ ਬਾਣ ਲਗੇ ਧਰਤੀ 
ਉਤੇ _ਮੂਰਛਿਤ ਹੋ ਕੇ _ਡਿਗ _ਪਏ।੧੨। 

ਜਿਨ੍ਹਾਂ ਨੂੰ _ਤਿਖੀ ਤਲਵਾਰ ਲਗੇ, ਉਨ੍ਹਾਂ ਨੂੰ ਤਾਂ ਬਚਾਇਆ ਜਾ _ਸਕਦਾ ਹੈ, (ਪਰ) 


ਹ = [1 


ਜਿਨ੍ਹਾਂ _ਨੂੰ ਨੈਣਾਂ ਦੇ ਬਾਣ ਲਗੇ ਹੋਣ, ਉਨ੍ਹਾਂ (ਦੇ ਬਚਾਓ ਦਾ) ਕੋਈ ਉਪਾ ਨਹੀਂ _ਹੋ_ ਸਕਦਾ।੧੩। 


2 ਵਹ 


ਕਈ ਸਹੋਲੀਆਂ ਘੋੜਿਆਂ ਨੂੰ ਦੌੜਾਂਦੀਆਂ `ਸਨ 
ਨੂੰ) ਜ਼ਖ਼ਮੀ ਕਰਦੀਆਂ ਸਨ। ਕਈਆਂ ਨੇ ਹਿਰਨਾਂ ਨੂੰ 
ਪ੍ਰਾਣਹੀਨ ਹੋ ਕੇ _ਡਿਗ _ਪਏ _ਸਨ।੧੪। 

ਇਸ ਤਰ੍ਹਾਂ ਨਾਲ ਸ਼ਿਕਾਰ _ਕੀਤਾ। ਉਦੋਂ ਤਕ ਇਕ ਵੱਡਾ ਸ਼ੇਰ ਆ ਨਿਕਲਿਆ। ਉਸ 


ਦੀ ਆਵਾਜ਼ ਬਾਦਸ਼ਾਹ ਨੇ ਕੰਨੀ ਸੁਣ ਲਈ ਅਤੇ ਸਾਰੀਆਂ _ਇਸਤਰੀਆਂ ਇਕੱਠੀਆਂ ਹੋ_ ਕੇ 
(ਉਥੇ) ਆ ਗਈਆਂ।੧੫। 
ਦੰਹਰਾ 

ਬਹੁਤ ਸਾਰੇ _ਗੈਂਡਿਆਂ ਅਤੇ (ਜੰਗਲੀ) _ਝੋਟਿਆਂ ਨੂੰ ਅਗੇ ਕਰ _ਲਿਆ ਅਤੇ ਉਨ੍ਹਾਂ _ਦੇ 
ਪਿਛੇ _ਬੇਗਮਾਂ _ਨਾਲ ਸੁਸ਼ੋਭਿਤ ਹੋ ਕੇ ਬਾਦਸ਼ਾਹ ਚਲ _ਪਿਆ।੧੬। 


੧੭0 ਸੀ _ਦਸਮ-ਗੁੰਥ _ਸਾਹਿਬ 


ਜਹਾਂਗੀਰ ਤਕਿ _ਤੁਪਕਿ _ਚਲਾਈ। ਨਹਿ ਲਗੀ ਸਿੰਘ ਕੇ ਜਾਈ। 
ਅਧਿਕ ਕੋਪ _ਕਰਿ ਕੇਹਰਿ ਧਾਯੋ। _ਪਾਤਿਸਾਹ ਕੇ ਉਪਰ _ਆਯੋ। _੧੭। 
ਹਰਿ ਧਾਵਤ _ਹਥਿਨੀ _ਭਜਿ ਗਈ। ਨੂਰ _ਜਹਾਂਦਿਕ ਠਾਢ ਨ ਪਈ। 
ਜੋਧ _ਬਾਇ ਯਹ ਤਾਹਿ ਨਿਹਾਰਿਯੋ। _ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ।੧੮। 


੬੦811 


ਚੱਪਣਾ 
ਅਧਿਕ ਖੁਸੀ ਹਜਰਤਿ ਜੂ _ਭਏ। ਜਨੁ ਮੁਹਿ ਪ੍ਰਾਨ ਆਜੁ ਇਹ ਦਏ। 
ਧੰਨ੍ਯ _ਧੰਨ੍ਯ _ਨਿਜੁ ਤ੍ਰਿਯ ਕਹ _ਕੀਨੋ। ਪ੍ਰਾਨ ਦਾਨ ਹਮ ਕੋ ਇਨ ਦੀਨੋ। ੨0। 


ਦੰਹਰਾ 
ਨੂਰ ਜਹਾਂ ਕੀ _ਸਹਚਰੀ ਕੌਤਕ ਸਕਲ _ਨਿਹਾਰ। 
ਜਹਾਂਗੀਰ _ਸੁਵਨਨ ਸੁਨਤ _ਭਾਖ੍ਯੋ _ਬਚਨ_ਸੁਧਾਰਿ। ੨੧। 
ਦੱਪਲ? 
ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ। ਤਿਹ ਆਗੇ ਕਯਾ ਮਨੁਖ _ਬਿਚਾਰੋ। 
ਹਾਹਾ ਦੈਯਾ ਕਹ _ਕ੍ਯਾ _ਕਰਿਯੈ। ਐਸੀ ਢੀਠ ਨਾਰਿ ਤੇ ਡਰਿਯੈ। ੨੨। 
੭%7#ਤਲ 


ਹੋ ਕਰੈ ਦੇਹ ਕੋ ਘਾਤ ਬਹੁਰਿ ਕ੍ਯਾ ਪਾਇਯੈ। ੨੩। 


ਚੱਪਣਾ 
ਜਹਾਂਗੀਰ ਸੁਨਿ _ਬਚਨ _ਡਰਾਨ੍ਯੋ। _ਤ੍ਰਿਯ ਕੋ _ਤ੍ਰਾਸ ਅਧਿਕ _ਜਿਯ ਮਾਨ੍ਯੋ। 
ਸਿੰਘ ਹਨਤ ਜਿਹ ਲਗੀ ਨ _ਬਾਰਾ। _ਤਿਹ ਆਗੇ ਕ੍ਯਾ ਮਨੁਖ _ਬਿਚਾਰਾ। ੨੪। 


ਦੰਹਰਾ” 
ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਨ ਜਾਨੈ ਕੋਇ। 
ਜੋ ਬਾਛੈ ਸੋਈ ਕਰੈ ਜੋ ਚਾਹੈ ਸੋ _ਹੋਇ। ੨੫। 
ਪਿਯਹਿ ਉਬਾਰਾ ਹਰਿ _ਹਨਾ ਏਕ ਤੁਪਕ ਕੇ _ਨੌਰ। 
ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ। ੨੬। 


ਚਰਿਤ੍ਰ ਪਾਖਿਆਨ ੧੭੧ 


ਚੱਪਾਣ 

(ਉਸ ਨੂੰ) ਵੇਖ ਕੇ ਜਹਾਂਗੀਰ ਨੇ ਬੰਦੂਕ ਚਲਾਈ, ਪਰ ਉਹ ਸ਼ੇਰ ਨੂੰ ਜਾ ਕੇ ਨ ਲਗੀ। 
ਬਹੁਤ ਕ੍ਰੋਧਿਤ ਹੋਕੇ ਸ਼ੇਰ _ਭਜਿਆ ਅਤੇ ਬਾਦਸ਼ਾਹ _ਦੇ ਉਪਰ ਆਇਆ।੧੭। 

ਸ਼ੇਰ ਦੇ ਆਉਂਦਿਆਂ ਹੀ _ਹਥਣੀ ਦੌੜ ਗਈ ਅਤੇ ਨੂਰ ਜਹਾਂ ਆਦਿਕ ਕੋਈ ਵੀ 
ਠਹਿਰ ਨ _ਸਕੀ। ਤਦੋਂ ਜੋਧਾਬਾਈ ਨੇ ਇਹ (ਸਥਿਤੀ) ਵੇਖੀ ਅਤੇ (ਸ਼ੇਰ) ਨੂੰ ਬੰਦੂਕ ਦੀ 
ਗੋਲੀ ਮਾਰੀ।੧੮। 


੨ 


ਦੰਹਰਾ 

ਬੰਦੂਕ _ਦੀ ਗੋਲੀ _ਲਗਦਿਆਂ ਹੀ ਸ਼ੇਰ ਨੇ ਪ੍ਰਾਣ ਤਿਆਗ ਦਿੱਤੇ ਅਤੇ _ਬੇਗਮ _ਨੇ ਆ 
ਕੇ ਜਹਾਂਗੀਰ ਨੂੰ ਤਿੰਨ _ਵਾਰ ਸਲਾਮ _ਕੀਤਾ।੧੯। 
ਦੱਖਣ? 

(ਇਸ ਘਟਨਾ ਕਰ ਕੇ) ਬਾਦਸ਼ਾਹ _ਬਹੁਤ ਖ਼ੁਸ਼ ਹੋਇਆ, ਮਾਨੋ ਇਸ ਨੇ ਅਜ ਮੈਨੂੰ 
ਪ੍ਰਾਣ-ਦਾਨ ਦਿੱਤਾ ਹੋਵੇ। (ਉਸ ਨੇ) ਆਪਣੀ ਇਸਤਰੀ ਨੂੰ ਧੰਨ ਧੰਨ ਕਹਿ ਕੇ ਆਖਿਆ ਕਿ 
ਇਸ ਨੇ ਮੈਨੂੰ ਪ੍ਰਾਣ-ਦਾਨ ਦਿੱਤਾ _ਹੈ।੨0। 
ਦੰਹਾਰਾ 

ਨੂਰ ਜਹਾਂ ਦੀ ਇਕ ਸਹੇਲੀ ਨੇ ਇਹ ਸਾਰਾ ਕੌਤਕ ਵੇਖ ਕੇ ਜਹਾਂਗੀਰ ਨੂੰ ਸੁਣਾਉਂਦੇ 
ਹੋਇਆਂ ਇਹ ਗੱਲ ਚੰਗੀ ਤਰ੍ਹਾਂ _ਕਹੀ।੨੧। 
ਦੱਖਣ? 

ਜਿਸ ਨੇ ਬਲਵਾਨ ਸ਼ੇਰ ਨੂੰ ਮਾਰ ਦਿੱਤਾ ਹੈ, ਉਸ ਅਗੇ ਵਿਚਾਰਾ ਮਨੁੱਖ ਕੀ _ਹੈ। ਹੇ 
ਪਰਮਾਤਮਾ ('ਦੈਯਾ”)! (ਅਸੀਂ) ਹੁਣ ਕੀ ਕਰੀਏ। ਅਜਿਹੀ ਢੀਠ ਨਾਰ ਤੋਂ ਡਰਨਾ ਹੀ ਭਲਾ।੨੨। 


੭/#ਤਲ 


ਜਦ ਜਹਾਂਗੀਰ ਨੇ ਇਹ ਬੋਲ ਕੰਨਾਂ ਨਾਲ ਸੁਣੇ, ਤਾਂ ਮਨ ਵਿਚ ਗੁੱਸੇ ਹੋ ਕੇ ਆਪਣੇ 
ਸਿਰ ਨੁੰ ਹਿਲਾਇਆ। ਅਜਿਹੀ ਇਸਤਰੀ ਦੇ ਨੇੜੇ _ਫਿਰ ਨਹੀਂ ਜਾਣਾ ਚਾਹੀਦਾ (ਕਿਉਂਕਿ) 


ਦੇਹ ਦਾ ਨਾਸ਼ ਕਰਾ ਕੇ ਫਿਰ ਕੀ ਪ੍ਰਾਪਤ _ਕਰਾਂਗੇ।੨੩। 


ਚੱਪਾਣ 

ਜਹਾਂਗੀਰ ਇਹ ਬਚਨ ਸੁਣ ਕੇ ਡਰ ਗਿਆ ਅਤੇ (ਉਸ) ਇਸਤਰੀ ਦਾ ਬਹੁਤ ਡਰ 
ਮਨ ਵਿਚ ਅਨੁਭਵ _ਕੀਤਾ। ਜਿਸ ਨੂੰ ਸ਼ੇਰ ਮਾਰਨ ਵੇਲੇ ਦੇਰ ਨਹੀਂ ਲਗੀ, ਉਸ ਅਗੇ ਮਨੁੱਖ 
ਵਿਚਾਰਾ ਕੀ ਹੈ।੨੪। 
ਦੰਹਰਾ” 

ਇਸਤਰੀਆਂ (ਦੇ ਚਰਿਤ੍ਰ) ਦੀ ਅਜੀਬ _ਗਤੀ ਹੈ ਜਿਸ ਨੂੰ ਕਿਸੇ ਨੇ ਨਹੀਂ ਸਮਝਿਆ। 
(ਇਹ) ਜੋ ਚਾਹੁੰਦੀ ਹੈ ਉਹੀ ਕਰਦੀ ਹੈ ਅਤੇ ਜੋ ਚਾਹੁੰਦੀ ਹੈ ਉਹੀ ਹੁੰਦਾ ਹੈ।੨੫। ਪ੍ਰੀਤਮ 
ਨੂੰ ਬਚਾਇਆ ਅਤੇ ਬੰਦੂਕ ਦੇ ਇਕ ਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ। ਉਸ ਨੂੰ ਪਲ ਵਿਚ 
ਛਲ ਕੇ ਚਲੀ ਗਈ ਅਤੇ (ਸਥਿਤੀ) ਹੋਰ ਦੀ ਹੋਰ ਹੋ _ਗਈ।੨੬। 


੧੭੨ ਸੀ _ਦਸਮ-ਗੁੰਥ _ਸਾਹਿਬ 


ਜਹਾਂਗੀਰ _ਪਤਿਸਾਹ ਤਬ _ਮਨ ਸੈ _ਭਯਾ _ਉਦਾਸ। 
ਤਾ ਸੰਗ ਸੋ ਬਾਤੈ ਸਦਾ ਡਰ ਤੇ ਭਯਾ ਨਿਰਾਸ। ੨੭। ੧। 
ਤਾ ਗੰ ਯਾਰੈਤ੍ਹ ਪਲ੍ਯਾਨੋ /ੂਯਾ ਯੰਰੇਤ੍ਹੇ #ੰਤਂ ਭੂਪ ਸੰਝਾਦੇ ਅਠਤਾਲੀਸਵੇਂ ਰੇਤਾ ਭਮਮਤਨਾ 
ਮਤ ਸਭਨ ਸਤ? _੪੮/ ੮੪੬੫੭ %ਫਰੰ/ 
ਚੱਪਣਾ 
ਆਨੰਦ ਪੁਰ ਨਾਇਨ ਇਕ _ਰਹਈ। ਨੰਦ ਮਤੀ ਤਾ ਕੋ ਜਗ _ਕਹਈ। 
ਮੂਰਖ ਨਾਥ ਤਵਨ ਕੋ ਰਹੈ। ਤ੍ਰਿਯ ਕਹ ਕਛੂ ਨ ਮੁਖ ਤੇ ਕਹੈ। ੧। 


ਤਾ ਕੇ ਧਾਮ ਬਹੁਤ ਜਨ ਆਵੈ। ਨਿਸ ਦਿਨ ਤਾ ਸੋ ਭੋਗ ਕਮਾਵੈ। 
ਸੋ ਜੜ ਪਰਾ ਹਮਾਰੇ ਰਹਈ। ਤਾ ਕੋ ਕਛੂ ਨ ਮੁਖ ਤੇ ਕਹਈ। ੨। 


ਜਬ _ਕਬਹੂੰ ਵਹੁ ਧਾਮ ਸਿਧਾਵੈ। ਯੌ ਤਾ ਸੋ _ਤ੍ਰਿਯ ਬਚਨ ਸੁਨਾਵੈ। 
ਯਾ ਕਹ ਕਲਿ ਕੀ ਬਾਤ ਨ ਲਾਗੀ। ਮੇਰੋ _ਪਿਯਾ ਬਡੋ __ਬਡਭਾਗੀ। _੩। 


ਦੰਹਰਾ 
ਨਿਸੁ ਦਿਨ ਸਬਦਨ _ਗਾਵਹੀ ਸਭ _ਸਾਧਨ ਕੋ __ਰਾਉ। 
ਮੋ ਪਤਿ ਗੁਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ। ੪। 
ਚੱਪਣਾ 
ਯਹ ਜੜ _ਫੂਲਿ ਬਚਨ ਸੁਨਿ ਜਾਵੈ। ਅਧਿਕ ਆਪੁ ਕਹ ਸਾਧੁ _ਕਹਾਵੈ। 
ਵਹ ਜਾਰਨ ਸੌ ਨਿਸੁ ਦਿਨ ਰਹਈ। _ਇਹ ਕਛੁ ਤਿਨੈ ਨ ਮੁਖ ਤੇ ਕਹਈ। ੫। ੧। 


ਮਤ ਸਭਨ ਸਤ? _੬੯/ ੮੫6/ %ਫੰ/ 


ਚੱਘਣ?/ 
ਰਾਨੀ ਏਕ _ਓਡਛੇ _ਰਹੈ। ਪੁਹਪ ਮੰਜਰੀ ਜਿਹ ਜਗ ਕਹੈ। 
ਤਾ ਕੇ ਤੁਲਿ ਅਵਰ ਕੋਊ ਨਾਹੀ। ਯਾ ਤੇ ਨਾਰਿ ਰਿਸਤ ਮਨ _ਮਾਹੀ।੧। 


ਅਧਿਕ ਰੂਪ ਤਾ ਕੌ ਬਿਧਿ ਦਯੋ। ਜਾ ਤੇ ਬਸਿ ਰਾਜਾ ਹ੍ਹੈ ਗਯੋ। 
ਜੋ _ਤ੍ਰਿਯ ਕਹੈ ਬਚਨ ਸੋਈ ਮਾਨੈ। ਬਿਨੁ _ਪੂਛੇ ਕਛੁ ਕਾਜ ਨ ਠਾਨੈ।੨। 


ਰਾਨੀ ਰਾਜ ਦੇਸ ਕੋ ਕਯੋ। ਰਾਜਾ ਰਾਨੀ ਕੀ ਸਮ ਭਯੋ। 
ਜੋ ਤ੍ਰਿਯ ਕਹੈ ਵਹੈ ਜਗ ਮਾਨੈ। ਨ੍ਰਿਪ ਕੀ ਚਿਤ ਕੋਊ ਕਾਨਿ ਨ ਆਨੈ।੩। 


ਚਰਿਤ੍ਰ ਪਾਖਿਆਨ ੧੭੩ 


ਜਹਾਂਗੀਰ ਬਾਦਸ਼ਾਹ _ਤਦ ਤੋਂ ਮਨ ਵਿਚ ਉਦਾਸ ਹੋ ਗਿਆ ਅਤੇ ਉਸ (ਇਸਤਰੀ) 
ਨਾਲ _ਗੱਲਾਂ _ਕਰਨੋ _ਸਦਾ ਡਰਦਾ ਹੋਇਆ ਨਿਰਾਸ ਹੋ __ਗਿਆ।੨੭। 
/ਏਥੋਂ ਸੰ ਲਾਠਤੁੱਪ/ਨਆਨ ਦੇ ਤੁੰਆ ਗਾਰੜ੍ ਦੇ ਮੰਡੀ ਭੂਖ ਸੰਵਾਦ ਦੇ #੮ਵੋ' ਲਾਰੇਤ੍ਹ ਦੀ ਸ਼ਮਪਤੀ 
ਭਾ ਲਭ _ਹੰ/ _੪੮/ ੮੪੫/ ਚਲਦਾ/ 
ਦੱਖਣ? 
ਆਨੰਦਪੁਰ ਵਿਚ ਇਕ ਨੈਣ ਰਹਿੰਦੀ ਸੀ। ਉਸ ਨੂੰ ਨੰਦ ਮਤੀ (ਨਾਂ ਨਾਲ) ਸਾਰੇ ਯਾਦ 


ਕਰਦੇ _ਸਨ। _ਉਸ ਦਾ ਪਤੀ ਮੂਰਖ ਸੀ ਅਤੇ (ਆਪਣੀ) ਇਸਤਰੀ ਨੂੰ ਮੂੰਹੋਂ ਕੁਝ ਵੀ ਨਹੀਂ 
ਕਹਿੰਦਾ ਸੀ।੧। 

ਉਸ ਦੇ ਘਰ ਬਹੁਤ ਲੋਕ ਆਉਂਦੇ ਸਨ ਅਤੇ _ਰਾਤ ਦਿਨ ਉਸ ਨਾਲ ਭੋਗ _ਕਰਦੇ 
ਸਨ। _ਉਹ _ਮੂਰਖ ਸਾਡੇ ਪਿਆ ਰਹਿੰਦਾ ਸੀ ਅਤੇ ਉਸ (ਇਸਤਰੀ) ਨੂੰ (ਆਪਣੇ) ਮੁਖ ਤੋਂ 
ਕੁਝ ਵੀ ਨਹੀਂ ਕਹਿੰਦਾ ਸੀ। ੨। 

ਜਦੋਂ ਕਦੇ ਵੀ ਉਹ ਘਰ ਨੂੰ ਜਾਂਦਾ, ਤਾਂ ਇਸਤਰੀ ਉਸ ਨੂੰ ਇਸ ਤਰ੍ਹਾਂ ਕਹਿ ਕੇ 
ਸੁਣਾਉਂਦੀ ਕਿ ਮੇਰਾ ਪਤੀ ਵੱਡੇ _ਭਾਗਾਂ ਵਾਲਾ ਹੈ। _ਇਸ ਨੂੰ _ਕਲਿਯੁਗ ਦੀ ਹਵਾ (“ਬਾਤ”) 
ਤਕ ਨਹੀ ਲਗੀ।੩। 
ਦੰਹਰਾ” 

(ਇਸਤਰੀ ਕਹਿੰਦੀ ਕਿ ਮੇਰਾ _ਪਤੀ) ਰਾਤ ਦਿਨ ਸ਼ਬਦ _ਗਾਉਂਦਾ ਰਹਿੰਦਾ ਹੈ ਅਤੇ 
ਸਾਰਿਆਂ ਸਾਧਾਂ _ਦਾ ਸ਼ਿਰੋਮਣੀ ਹੈ। ਮੇਰਾ ਪਤੀ ਗੁਰੂ ਦਾ ਭਗਤ ਹੈ ਅਤੇ ਉਸ ਨੂੰ ਕਲਿਯੁਗ 
ਦੀ ਹਵਾ ਤਕ ਵੀ ਨਹੀਂ ਲਗੀ ਹੈ।੪। 
ਚੱਪਾਣ 

ਉਹ ਮੂਰਖ (ਇਸਤਰੀ ਦੀ) ਗੱਲ ਸੁਣ ਕੇ ਫੁਲ ਜਾਂਦਾ ਅਤੇ ਆਪਣੇ ਆਪ ਨੂੰ ਹੋਰ 
ਵੀ ਵੱਡਾ ਸਾਧ _ਅਖਵਾਉਂਦਾ। _ਉਹ (ਇਸਤਰੀ) ਰਾਤ ਦਿਨ ਯਾਰਾਂ ਨਾਲ ਰਹਿੰਦੀ ਅਤੇ ਇਹ 
ਉਸ ਨੂੰ ਮੂੰਹੋਂ ਕੁਝ ਵੀ ਨ ਕਹਿੰਦਾ।੫। 

/ਏਥੋਂ ਸੰ ਗਰੇਤੂੱਪ#ਆਨ ਦੇ ਤੂਆ ਗੰਰੇੜ ਦੇ ਮੰਤ ਡੁਪ ਸੰਵਾਦ ਦੇ #੯ਵੇ' ਗਰੇਤ੍ਹ ਦੀ ਸ਼ਮਪਤਨ 

ਭਾ ਡ੍ਭ_ਹੰ/ _੪#੯/ ੮੫0/ ਚਲਦਾ/ 


ਚੱਪਲਾਂ 

ਓਰਛਾ _ਵਿਚ ਇਕ ਰਾਣੀ ਰਹਿੰਦੀ ਸੀ। ਉਸ ਨੂੰ ਲੋਕ _ਪੁਹਪ _ਮੰਜਰੀ ਕਹਿੰਦੇ _ਸਨ। 
ਉਸ _ਵਰਗੀ (ਸੁੰਦਰ) ਹੋਰ ਕੋਈ ਨਹੀਂ ਸੀ। ਇਸ ਲਈ ਔਰਤਾਂ ਉਸ ਨਾਲ ਖਾਰ ਖਾਂਦੀਆਂ 
ਸਨ।੧। 

ਵਿਧਾਤਾ ਨੇ ਉਸ ਨੂੰ ਬਹੁਤ ਰੂਪ ਦਿੱਤਾ ਸੀ, ਜਿਸ ਕਰ ਕੇ ਰਾਜਾ ਵੀ ਉਸ ਦੇ ਵਸ 
ਵਿਚ ਹੋ ਗਿਆ ਸੀ। ਰਾਣੀ ਜੋ ਕਹਿੰਦੀ, ਉਹੀ (ਰਾਜਾ) ਮੌਨ ਲੈਂਦਾ ਅਤੇ ਉਸ ਤੋਂ ਬਿਨਾ ਪੁਛੇ 
ਕੋਈ ਕੰਮ ਨ ਕਰਦਾ।੨। 

ਰਾਣੀ ਦੇਸ ਦਾ ਰਾਜ ਕਰਦੀ ਸੀ ਅਤੇ ਰਾਜਾ ਰਾਣੀ ਵਰਗਾ ਹੋ ਗਿਆ ਸੀ 
(ਅਰਥਾਤ! ਉਸ _ਦੀ ਸਥਿਤੀ ਰਾਣੀ ਜਿਹੀ ਹੋ ਗਈ _ਸੀ)। ਜੋ ਇਸਤਰੀ ਕਹਿੰਦੀ, ਉਹੀ 
ਸਾਰੇ _ਕਰਦੇ। ਰਾਜੇ ਦੀ ਕੋਈ ਵੀ (ਮਨ ਵਿਚ) ਪਰਵਾਹ ਨਹੀਂ ਕਰਦਾ _ਸੀ।੩। 


੧੭੪ ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਰਾਨੀ ਰਾਜ ਕਮਾਵਈ ਪਤਿ ਕੀ ਕਰੈ ਨ ਕਾਨਿ। 


੮੮. 


ਰਾਜਾ ਕੌ ਰਾਨੀ _ਕਿਯਾ _ਦੇਖਤ ਸਕਲ _ਜਹਾਨ।੪। 
ਚੱਪਾਣ 
ਰਾਜਾ ਕੌ ਰਾਨੀ ਬਸਿ ਕਿਯੋ। ਜੀਤ ਜੰਤਰ _ਮੌਤੂਨ ਸੌ_ਲਿਯੋ। 
ਜਬ ਚਾਹਤ _ਤਬ _ਦੇਤ _ਉਠਾਈ। _ਪੁਨਿ _ਸੁਹਾਤ ਤਬ _ਲੇਤ _ਬਲਾਈ।੫। 
ਦੰਹਰ” 
ਹੇਰਿ ਏਕ ਸੁੰਦਰ ਪੁਰਖ ਰਾਨੀ _ਤਜੀ _ਸਿਯਾਨ। 
ਪੁਰਖ ਭੇਸ ਧਰਿ ਤਿਹ ਸਦਨ ਨਿਸਿ ਕਹ ਕਿਯਾ ਪਯਾਨ। ੬। 


ਦੱਪਲ? 
ਇਹੀ ਬੀਚ _ਰਾਜਾ ਜੂ _ਆਯੋ। ਰਾਨੀ ਬਿਨਾ ਸਖੀ ਦੁਖ ਪਾਯੋ। 
ਧਾਮ ਨ ਪੈਠਨ ਨ੍ਰਿਪ ਕਹ _ਦੀਨਾ। ਤਬ ਤ੍ਰਿਯ ਤਾਹਿ ਬਚਨ ਅਸਿ ਕੀਨਾ _।੭। 


ਦੰਹਰਾ 
ਕਛੂ ਭੂਲ ਤੁਮ ਤੇ ਭਈ ਤਾ ਤੇ ਤ੍ਰਿਯ ਕਿਯ ਮਾਨ। 
ਮੁਰ ਗ੍ਰਿਹ ਕਰਨ ਨ ਦੀਜਿਯਹੁ ਨ੍ਰਿਪ ਕਹ ਕਹਾ _ਪਯਾਨ।੮। 


ਚੱਪਣਾ 
ਰਾਨੀ ਤਾ ਸੋ ਭੋਗ ਕਮਾਈ। _ਬਹੁਰੋ ਧਾਮੁ ਅਪੁਨੇ ਆਈ। 
ਯਹ _ਚਰਿਤੂ ਕਹ ਤਿਨੈ ਸੁਨਾਯੋ। ਤਾ ਤੇ ਤ੍ਰਿਯ ਕਹ ਅਧਿਕ ਰਿਝਾਯੋ।੯। 


ਤਬ ਤਿਨ ਤ੍ਰਿਯੋ ਅਧਿਕ ਧਨ ਦੀਨੋ। _ਭਾਤਿ ਅਨੇਕ ਨਿਹੋਰੌ ਕੀਨੋ। 
ਭਲੀ ਸਖੀ ਹਮਰੀ ਮੁਖ _ਭਾਖੀ। _ਹਮਰੀ ਆਜੁ _ਲਾਜ ਇਨ ਰਾਖੀ।੧0। 


ਦੰਹਾਰਾ 
ਅਧਿਕ _ਨਿਹੋਰੌ ਰਾਇ ਕਰਿ ਰਾਨੀ ਲਈ _ਮਨਾਇ। 
ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਨ ਸਕਿਯਾ _ਪਾਇ।੧੧। 
ਜੋ _ਨ੍ਰਿਪ ਚਮਕਾ ਨ ਰਹੈ ਤ੍ਰਿਯ ਕਾ ਕਰਤ ਬਿਸ੍ਹਾਸ। 
ਅਵਰ ਪੁਰਖ ਪਰ _ਅਟਕਿ ਤ੍ਰਿਯ ਕਰਤ ਤਵਨ ਕੋ _ਨਾਸ। ੧੨। 
ਚਿਤ ਨ ਦੀਜੈ ਆਪਨੋ ਸਭ ਕੋ ਲੇਹੁ ਬਨਾਇ। 
ਤਬ ਸਭ ਕਹ _ਜੀਤਤ ਰਹੋ ਰਾਜ ਕਰੋ ਸੁਖ ਪਾਇ।੧੩।੧। 


ਮਤ _ਨੁੜਮਨਤੁ/੪9/੮੬=/ ਆਫਲੂੰ/ 


ਚਰਿਤ੍ਰ ਪਾਖਿਆਨ ੧੭੫ 


ਦੰਹਰਾ 

ਰਾਣੀ ਰਾਜ ਕਰਦੀ ਸੀ ਅਤੇ ਪਤੀ ਦੀ ਕੋਈ ਪਰਵਾਹ ਨਹੀਂ ਕਰਦੀ ਸੀ। ਰਾਜੇ ਨੂੰ 
ਰਾਣੀ ਬਣਾ ਦਿੱਤਾ ਸੀ। (ਇਹ ਸਭ ਕੁਝ) ਸਾਰਾ ਸੰਸਾਰ ਵੇਖ ਰਿਹਾ ਸੀ।੪। 
ਦੱਖਣ? 

ਰਾਜੇ ਨੂੰ ਰਾਣੀ ਨੇ ਵਸ ਵਿਚ ਕੀਤਾ ਹੋਇਆ _ਸੀ। (ਉਸ ਨੂੰ) ਜੰਤ੍ਰਾਂ ਮੌਤ੍ਰਾਂ ਨਾਲ 
ਜਿਤਿਆ ਹੋਇਆ ਸੀ। ਜਦੋਂ ਚਾਹੁੰਦੀ, ਉਸ ਨੂੰ ਉਠਾ ਦਿੰਦੀ ਅਤੇ ਜਦੋਂ ਫਿਰ ਚੰਗਾ ਲਗਦਾ, 


ਦੰਹਰਾ 

ਇਕ ਸੁੰਦਰ ਪੁਰਸ਼ ਨੂੰ ਵੇਖ ਕੇ ਰਾਣੀ ਨੇ ਸਭ ਸਿਆਣਪ ਛਡ ਦਿੱਤੀ ਅਤੇ ਪੁਰਸ਼ ਦਾ 
ਭੇਸ ਧਾਰ ਕੇ ਰਾਤ ਨੂੰ ਉਸ ਦੇ ਘਰ ਚਲੀ ਗਈ।੬। 
ਦੱਖਣ? 

ਇਸ ਦੌਰਾਨ ਰਾਜਾ ਆ _ਗਿਆ। ਰਾਣੀ ਤੋਂ ਬਿਨਾ ਸਖੀ ਨੇ _ਬਹੁਤ ਦੁਖ _ਮਹਿਸੂਸ 
ਕੀਤਾ। (ਪਰ ਉਸ ਨੇ) ਰਾਜੇ ਨੂੰ ਘਰ ਵਿਚ ਦਾਖ਼ਲ ਨ ਹੋਣ ਦਿੱਤਾ ਅਤੇ ਤਦ (ਉਸ) 
ਇਸਤਰੀ ਨੇ ਉਸ ਨੂੰ ਇਸ ਤਰ੍ਹਾਂ _ਕਿਹਾ।੭। 
ਦੰਹਰਾ 

(ਹੇ ਰਾਜਨ!) ਤੁਹਾਡੇ ਤੋਂ ਕੁਝ ਭੁਲ ਹੋਈ ਹੈ, ਇਸ ਲਈ ਇਸਤਰੀ (ਰਾਣੀ) ਨੇ ਰੋਸਾ 
ਕੀਤਾ ਹੈ ਅਤੇ ਕਿਹਾ ਹੈ ਕਿ ਮੇਰੇ ਘਰ ਵਿਚ ਰਾਜੇ ਨੂੰ ਨਹੀਂ ਆਣ ਦੇਣਾ।੮। 
ਦੱਖਣ? 

ਰਾਣੀ ਨੇ ਉਸ (ਪ੍ਰੇਮੀ) ਨਾਲ ਭੋਗ ਕੀਤਾ ਅਤੇ ਫਿਰ ਆਪਣੇ ਘਰ ਪਰਤ _ਆਈ। 
ਉਸ ਨੂੰ (ਸਖੀ ਨੇ) ਇਹ ਚਰਿਤ੍ਰ _ਸੁਣਾ ਦਿੱਤਾ ਅਤੇ ਇਸ ਤਰ੍ਹਾਂ _ਰਾਣੀ ਨੂੰ ਬਹੁਤ ਪ੍ਰਸੰਨ 


ਕੀਤਾ।੯। 


ਮੰਨਿਆ ਅਤੇ ਮੂੰਹੋਂ ਕਿਹਾ! ਹੇ ਸਖੀ! (ਤੂੰ) ਮੇਰੀ 
ਰਖ _ਲਈ ਹੈ। ੧0। 
ਦੰਹਰਾ 

ਬਹੁਤ ਤਰਲੇ ਕਰ ਕੇ ਰਾਜੇ ਨੇ ਰਾਣੀ ਨੂੰ ਮਨਾ ਲਿਆ ਅਤੇ ਉਸ ਨਾਲ ਅਧਿਕ ਪ੍ਰੇਮ 
ਕੀਤਾ, ਪਰ ਭੇਦ ਨੂੰ ਨ ਪਾ _ਸਕਿਆ।੧੧। ਜੋ ਰਾਜਾ ਸਾਵਧਾਨ ਨਹੀਂ ਰਹਿੰਦਾ ਅਤੇ ਇਸਤਰੀ 
ਦਾ ਵਿਸ਼ਵਾਸ ਕਰਦਾ _ਹੈ। (ਉਹ) ਇਸਤਰੀ ਹੋਰ ਮਰਦ ਨਾਲ ਅਟਕ ਕੇ ਉਸ ਦਾ ਨਾਸ਼ 
ਕਰ ਦਿੰਦੀ ਹੈ।੧੨। ਆਪਣੇ ਮਨ (ਦੀ ਗੱਲ ਕਿਸੇ ਨਾਲ) ਸਾਂਝੀ ਨ ਕਰੋ ਅਤੇ ਸਾਰਿਆਂ ਨੂੰ 
ਆਪਣਾ _ਬਣਾ ਕੇ _ਰਖੋ। _ਤਦ (ਤੁਸੀਂ) ਸਭ ਨੂੰ _ਜਿਤਦੇ ਰਹੋਗੇ _ਅਤੇ _ਸੁਖ _ਪੂਰਵਕ _ਰਾਜ 
ਕਰੋਗੇ। ੧੩। 

ਥੇ ਸੰ ਗੰਰੇਤੁੰਪ/ੰਸਆਨ ਦੇ ਤਆ ਗਰੇਤ ਦੇ ਮੰਤ ਭੂਪ ਸੰਵਾਦ ਦੇ ੫9ਵੇ' ਗਰੇਤੂ ਦੀ ਸ਼ਆਪਤਨ 

ਭਾ ਡਭ ਹੰ/ _੫6/ ੮੬੩/ ਚਲਦਾ/ 


ਤਦ ਰਾਣੀ ਨੇ ਉਸ ਔਰਤ ਨੁੰ ਬਹੁਤ ਧਨ ਦਿੱਤਾ 
ਚੰਗੀ 


੧੭੬ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਮਾਰਵਾਰ ਇਕ _ਸਾਹੁ _ਕਹਾਵੈ। ਅਨਿਕ _ਦਰਬੁ _ਕੌ _ਬਨਿਜ _ਚਲਾਵੈ। 
ਦੈ ਦੈ ਕਰਜ ਬ੍ਯਾਜ _ਬਹੁ _ਲੇਈ। ਪੁੰਨ੍ਯ ਦਾਨ ਬਿਪ੍ਰਨ ਕਹ _ਦੇਈ। _੧। 


ਸੀਲ ਮਤੀ ਤਾ ਕੀ ਤ੍ਰਿਯ ਭਾਰੀ। ਸੂਰਜ _ਲਖੀ ਨ ਚੰਦੂ _ਨਿਹਾਰੀ। 
ਨਿਰਖਿ ਰੂਪਿ ਨਿਜੁ ਪਤਿ ਕੋ ਜੀਯੈ। ਤਿਹ ਨਿਰਖੇ ਬਿਨੁ ਪਾਨਿ ਨ ਪੀਯੈ। ੨। 


ਤਾ ਕੇ ਪਤਿ ਕੋ ਰੂਪਿ ਅਪਾਰਾ। ਰੀਝਿ ਦਿਯਾ ਤਾ ਕੋ ਕਰਤਾਰਾ। 
ਉਦੈ ਕਰਨ ਤਾ ਕੌ ਸੁਭ ਨਾਮਾ। ਸੀਲ ਮੰੌਜਰੀ ਤਾ ਕੀ _ਬਾਮਾ। ੩। 


ਦੰਹਰਾ 
ਰੂਪ ਅਨੂਪਮ ਸਾਹੁ ਕੋ ਜੋ _ਨਿਰਖਤ ਬਰ ਨਾਰਿ। 
ਲੋਕ ਲਾਜ ਕਹ _ਛੋਰਿ ਕਰਿ ਤਾ ਕਹ ਰਹਤ ਨਿਹਾਰਿ। ੪। 


ਚੱਪਣਾ 
ਏਕ ਤ੍ਰਿਯਾ ਕੇ ਇਮਿ ਚਿਤ ਆਈ। ਹੇਰਿ ਰੂਪ ਤਾ ਕੋ ਲਲਚਾਈ। 
ਕਵਨ ਕਹਾ ਚਿਤ ਚਰਿਤ ਬਨੈਯੈ। ਜੇ ਤੇ ਸਾਹੁ ਮੀਤ ਕਰਿ _ਧੈਯੈ। ੫। 


ਤਾ ਕੀ ਤ੍ਰਿਯਿ ਸੋ ਪ੍ਰੀਤਿ ਲਗਾਈ। _ਧਰਮ _ਬਹਿਨ ਅਪਨੀ _ਠਹਰਾਈ। 
ਨਈ ਨਈ ਨਿਤਿ ਕਥਾ _ਸੁਨਾਵੈ। ਸਾਹੁ ਤ੍ਰਿਯਾ ਕਹ ਅਧਿਕ _ਰਿਝਾਵੈ। ੬। 


ਸੁਨਿ ਸਾਹੁਨਿ ਤੁਹਿ ਕਥਾ ਸੁਨਾਊ। ਤੁਮਰੇ _ਸਚਿਤ ਕੋ ਗਰਬੁ _ਮਿਟਾਊ। 
ਜੈਸੋ ਅਤਿ ਸੁੰਦਰ ਪਤਿ ਤੇਰੌ। ਤੈਸੋ ਹੀ ਚੀਨਹੁ ਪਿਯ ਮੇਰੋ। ੭। 


ਦੰਹਰਾ 
ਤੇਰੇ ਅਰੁ ਮੇਰੇ ਪਤਿਹ ਭੇਦ ਰੂਪ ਨਹਿ ਕੋਇ। 
ਉਠਿ ਕਰਿ ਆਪੁ ਬਿਲੋਕਿਯੈ ਤੋਰ ਕਿ ਮੋਰੋ ਹੋਇ। ੮। 


ਚੱਪਣਾ 
ਆਜੁ _ਸਾਝਿ _ਨਿਜੁ _ਪਤਿਹਿ ਲਿਯੈਹੋ। ਤੁਮਰੀ ਦ੍ਰਿਸਟਿ ਅਗੋਚਰ ਕੈਹੋ। 
ਸਾਹੁ ਤ੍ਰਿਯਹਿ ਕਛੁ ਭੇਦ ਨ ਪਾਯੋ। _ਤਿਹ ਦੇਖਨ ਕਹ ਚਿਤ _ਲਲਚਾਯੋ। ੯। 


ਆਪੁ _ਅਗਮਨੇ ਤ੍ਰਿਯਾ _ਉਚਾਰੇ। ਸਾਹੁ _ਕੁਕ੍ਿਆ ਨਾਰਿ ਤਿਹਾਰੇ। 
ਤਾ ਕੋ ਸਕਲ ਚਰਿਤ੍ਰ ਦਿਖੈਹੋ। ਤੁਮ ਕੋ ਮੀਤ ਆਪਨੋ ਕੈਹੋਂ। _੧0। 


ਚਰਿਤ੍ਰ ਪਾਖਿਆਨ ੧੭੭ 


ਧਨ ਦਾ _ਬਪਾਰ _ਕਰਦਾ ਸੀ। 
ਕਰਜ਼ ਦੇ ਕੇ ਬਹੁਤ ਵਿਆਜ ਲੈਂਦਾ ਸੀ ਅਤੇ ਬ੍ਰਾਹਮਣਾਂ ਨੂੰ ਪੁੰਨ ਦਾਨ ਦਿੰਦਾ ਸੀ।੧। 


ਆਵ ਛ 


ਸੀਲ ਮਤੀ ਨਾਂ ਦੀ ਉਸ ਦੀ ਵੱਡੀ ਇਸਤਰੀ ਸੀ। (ਉਸ ਨੂੰ) ਨ ਸੂਰਜ ਨੇ ਵੇਖਿਆ 
ਸੀ ਅਤੇ ਨ ਹੀ ਚੰਦ੍ਰਮਾ ਨੇ। ਉਹ ਆਪਣੇ ਪਤੀ ਦੇ ਰੂਪ ਨੂੰ ਵੇਖ ਕੇ ਜੀਉਂਦੀ ਸੀ। ਉਸ 
ਵੇਖੇ ਬਿਨਾ ਪਾਣੀ ਤਕ ਨਹੀਂ _ਪੀਂਦੀ ਸੀ।੨। 
ਉਸ 


02੧੨ 


ਦੇ ਪਤੀ ਦਾ ਰੂਪ ਵੀ ਅਪਾਰ ਸੀ_ਜੋ ਪਰਮਾਤਮਾ ਨੇ _ਉਸ ਨੂੰ ਪ੍ਰਸੰਨ 


੨ ਲਾ 


ਹੋ 
ਦਿੱਤਾ ਸੀ। ਉਸ ਦਾ ਸ਼ੁਭ ਨਾਂ ਉਦੈ ਕਰਨ ਸੀ ਅਤੇ ਸ਼ੀਲ ਮੌਜਰੀ ਉਸ ਦੀ ਇਸਤਰੀ ਦਾ ਨਾਂ 


ਨੂੰ ਜੋ ਚੰਗੀ ਇਸਤਰੀ ਵੇਖਦੀ ਸੀ, ਉਹ ਲੋਕ ਲਾਜ 


ਰੂਪ 
ਵੇਖਦੀ ਹੀ ਰਹਿ ਜਾਂਦੀ ਸੀ।੪। 


0੨੧੨ 


ਚੱਪਲਾਂ 

ਇਕ ਇਸਤਰੀ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਈ ਅਤੇ ਉਸ ਦੇ ਮਨ ਵਿਚ 
ਇਸ ਤਰ੍ਹਾਂ ਆਇਆ ਕਿ ਕਿਹੜਾ ਚਰਿਤ੍ਰ _ਕਰੀਏ ਜਿਸ ਨਾਲ ਸ਼ਾਹ ਨੂੰ ਮਿਤਰ ਰੂਪ ਵਿਚ 
ਪ੍ਰਾਪਤ _ਕਰੀਏ।੫। 

(ਉਸ ਨੇ) ਉਸ (ਸ਼ਾਹ) ਦੀ ਇਸਤਰੀ ਨਾਲ _ਮਿਤਰਤਾ ਕਰ ਲਈ ਅਤੇ (ਉਸ ਨੂੰ) 
ਆਪਣੀ ਧਰਮ ਭੈਣ ਬਣਾ ਲਿਆ। (ਉਸ ਨੂੰ) ਰੋਜ਼ ਨਵੀਂ ਨਵੀਂ ਕਥਾ ਸੁਣਾਉਂਦੀ ਅਤੇ (ਇਸ 
ਤਰ੍ਹਾਂ) ਸ਼ਾਹ ਦੀ ਇਸਤਰੀ ਨੂੰ ਬਹੁਤ ਪ੍ਰਸੰਨ _ਕਰਦੀ।੬। 

(ਇਕ _ਦਿਨ ਕਹਿਣ ਲਗੀ) ਹੇ ਸ਼ਾਹਣੀ! ਸੁਣ, ਤੈਨੂੰ (ਇਕ) _ਕਥਾ ਸੁਣਾਵਾਂ ਅਤੇ 
ਤੇਰੇ ਚਿਤ ਦਾ ਅਭਿਮਾਨ ਦੂਰ ਕਰਾਂ। ਜਿਹੋ ਜਿਹੇ ਤੇਰੇ ਸੁੰਦਰ ਪਤੀ ਹਨ, ਉਹੋ ਜਿਹਾ ਮੇਰਾ 
ਪਤੀ _ਵੀ _ਸਮਝ।੭। 
ਦੰਹਰਾ” 

ਤੇਰੇ ਅਤੇ ਮੇਰੇ ਪਤੀ ਦੇ ਰੂਪ ਵਿਚ ਕੋਈ ਫ਼ਰਕ ਨਹੀਂ ਹੈ। ਉਠ ਕੇ ਆਪ ਵੇਖ ਲੈ ਕਿ 
ਤੇਰਾ ਪਤੀ ਹੈ ਜਾਂ _ਮੇਰਾ।੮। 
ਚੱਪਲਾਂ 

ਮੈਂ ਅਜ ਸੰਝ ਵੇਲੇ ਆਪਣਾ _ਪਤੀ _ਲਿਆਵਾਂਗੀ ਅਤੇ ਤੇਰੀ ਦ੍ਰਿਸ਼ਟੀ ਗੋਚਰ _ਕਰਾਂਗੀ। 
ਸ਼ਾਹਣੀ ਨੇ (ਇਸ ਗੱਲ ਦਾ) ਭੇਦ ਕੁਝ ਨ ਸਮਝਿਆ ਅਤੇ ਉਸ ਨੂੰ ਵੇਖਣ ਦੀ ਮਨ ਵਿਚ 
ਇੱਛਾ ਪੈਦਾ ਹੋਈ।੯। 

(ਉਸ) ਇਸਤਰੀ ਨੇ ਅਗੇ ਹੋਕੇ (ਸ਼ਾਹ ਨੂੰ) ਕਿਹਾ (ਹੇ ਸ਼ਾਹ!) ਤੇਰੀ ਇਸਤਰੀ 
ਕੁਲੌਛਣੀ ਹੈ। ਉਸ ਦਾ ਸਾਰਾ ਚਰਿਤ੍ਰ (ਮੈਂ ਤੁਹਾਨੂੰ) ਵਿਖਾਵਾਂਗੀ ਅਤੇ ਤੁਹਾਨੂੰ ਆਪਣਾ 
ਮਿਤਰ ਕਹਾਂਗੀ।੧0। 


ਤਬ ਤੁਮ ਗਵਨ ਹਮਾਰੋ _ਕੀਜੋ। ਨਿਜੁ ਤ੍ਰਿਯ ਚਰਿਤ੍ਰ ਦੇਖਿ ਜਬ ਲੀਜੋ। 
ਤਹਾ ਠਾਢ ਤੁਮ ਕੋ ਲੈ ਕਰਿਹੌ। __ਮੀਤ ਆਯੋ ਤਵ ਤਾਹਿ ਉਚਰਿਹੌ। _੧੧। 


ਦੰਹਰਾ 
ਜਬ _ਵਹੁ ਤਾਕੀ ਛੋਰਿ ਤ੍ਰਿਯ ਨਿਰਥੈ ਨੈਨ _ਪਸਾਰਿ। 
ਤਬ ਤੁਮ ਅਪਨੇ ਚਿਤ ਬਿਖੈ ਲੀਜਹੁ _ਚਰਿਤ _ਬਿਚਾਰਿ। _੧੨। 
ਤਹਾ ਠਾਢ ਤਾ ਕੌ _ਕਿਯਾ ਆਪੁ ਗਈ ਤਿਹ ਪਾਸ। 
ਮੋ ਪਤਿ ਆਯੋ ਦੇਖਿਯੈ ਚਿਤ ਕੋ _ਛੋਰਿ ਬਿਸ੍ਹਾਸ। ੧੩। 
ਚੱਪਣਾ 
ਤਾ ਕੀ ਕਹੀ ਕਾਨ ਤ੍ਰਿਯ ਧਰੀ। ਤਾਕੀ ਛੋਰਿ ਦ੍ਰਿਸਟਿ ਜਬ ਕਰੀ। 
ਯਹ ਕੌਤਕ ਸਭ ਸਾਹੁ _ਨਿਹਾਰਿਯੋ। _ਦੁਰਾਚਾਰ ਇਹ _ਨਾਰਿ _ਬਿਚਾਰਿਯੋ। _੧੪। 


ਮੋ ਸੋ ਸਤਿ ਤਵਨ ਤ੍ਰਿਯ ਕਹਿਯੋ। ਯੌ ਕਹਿ ਸਾਹੁ ਮੋਨਿ ਹ੍ਹੈ ਰਹਿਯੋ। 
ਨਿਜ ਤ੍ਰਿਯ ਭਏ ਨੇਹ ਤਜਿ ਦੀਨੋ। ਤਿਹ _ਤ੍ਰਿਅ ਸਾਥ _ਯਰਾਨੋ _ਕੀਨੋ। _੧੫। 


ਦੰਹਰਾ 
ਛਲਿਯੋ ਸਾਹੁ _ਤ੍ਰਿਯ _ਤ੍ਰਿਯਾਜੁਤ ਐਸੇ _ਚਰਿਤ _ਸੁਧਾਰਿ। 
ਤਾ ਸੋ ਨੇਹੁ ਤੁਰਾਇ ਕੈ ਕਿਯਾ ਆਪੁਨੋ _ਯਾਰ। _੧੬। ੧। 
ਲੱਤ ਤੀ _ਗਾਰੇਤ੍ਹ ਪਰ੍ਹਲਾਨੇ /ਭੈਯਾ ਯਰੈੜ੍ ਮੰਦੀ ਡੂਪ' ਨੰਠਾਦੇ /ਏਕਾਨਵੇਂ _ਯਾਰੇਤ੍ਹਾ ਗਆਮਤਮਆ 
ਮਤ ਨਭਨਆ ਸਤ? ੫੧/ ੮੭੯/ %ਫਹੰ/ 
ਦੱਪਣ? 
ਉਤਰ ਦੇਸ ਨ੍ਰਿਪਤਿ ਇਕ ਭਾਰੋ। ਸੂਰਜ ਬੰਸ ਬਿਖੈ ਉਜਿਯਾਰੋਂ। 
ਇੰਦੂ ਪੂਭਾ ਤਾ ਕੀ ਪਟਰਾਨੀ। ਬਿਜੈ ਸਿੰਘ ਰਾਜਾ ਬਰ _ਆਨੀ। _੧। 


ਦੰਹਰਾ 
ਏਕ ਸੁਤਾ ਤਾ ਕੇ ਭਵਨ ਅਮਿਤ ਰੂਪ ਕੀ ਖਾਨਿ। 
ਕਾਮ ਦੇਵ ਠਟਕੇ ਰਹਤ ਰਤਿ ਸਮ__ਤਾਹਿ ਪਛਾਨਿ। ੨। 


ਚੱਪਲਾਂ 
ਜੋਬਨ ਅਧਿਕ ਤਾਹਿ ਜਬ ਭਯੋ। ਲੈ ਤਾ ਕੋ ਗੰਗਾ ਪਿਤੁ _ਗਯੋ। 
ਬਡੇ ਬਡੇ ਰਾਜਾ ਤਹ ਐਹੈ। ਤਿਨ ਮੈ ਭਲੋ ਹੇਰਿ ਤਹ ਦੈਹੈ। ੩। 


ਚਲੇ _ਚਲੇ ਗੰਗਾ ਪਹਿ _ਆਏ। ਬੰਧੁ ਸੁਤਾ ਇਸਤ੍ਰਿਨ ਸੰਗ _ਲ੍ਯਾਏ। 
ਸੀ ਜਾਨ੍ਹਵਿ ਕੋ ਦਰਸਨ _ਕੀਨੋ। ਪੂਰਬ ਪਾਪ _ਬਿਦਾ ਕਰਿ ਦੀਨੋ। ੪। 


ਚਰਿਤ੍ਰ ਪਾਖਿਆਨ ੧੭੯ 


ਤੁਸੀਂ ਤਦ ਮੇਰੇ (ਘਰ) ਵਲ ਆਉਣਾ, ਜਦ (ਤੁਸੀਂ) ਆਪਣੀ ਇਸਤਰੀ ਦਾ ਚਰਿਤ੍ਰ 
ਵੇਖ ਲਵੋਗੇ। ਮੈਂ ਤੁਹਾਨੂੰ ਉਥੇ ਲੈ ਜਾ ਕੇ ਖੜਾ ਕਰਾਂਗੀ ਅਤੇ ਉਸ ਨੂੰ ਕਹਾਂਗੀ ਕਿ (ਮੇਰਾ) 
ਮਿਤਰ ਆਇਆ ਹੈ।੧੧। 
ਦੰਹਰਾ” 
ਜਦ ਉਹ ਇਸਤਰੀ ਖਿੜਕੀ ਖੋਲ ਕੇ ਅਤੇ ਅਖਾਂ ਪਸਾਰ ਕੇ _ਵੇਖੇਗੀ, ਤਦ ਤੁਸੀਂ 
ਆਪਣੇ ਮਨ ਵਿਚ ਉਸ ਦੇ ਚਰਿਤ੍ਰ ਬਾਰੇ ਵਿਚਾਰ ਕਰ _ਲੈਣਾ।੧੨। ਉਸ ਨੂੰ ਉਥੇ ਖੜਾ _ਕਰ 
ਕੇ ਆਪ ਉਸ (ਸ਼ਾਹਣੀ) ਕੋਲ ਚਲੀ _ਗਈ। _ਮੇਰਾ ਪਤੀ ਆਇਆ ਹੈ, (ਤੁਸੀਂ ਚੰਗੀ ਤਰ੍ਹਾਂ) 
ਮਨਦਾ ਭਰੋਸਾ _ਛਡ ਕੇ _ਵੇਖ _ਲਵੋ।੧੩। 
ਚੱਪਾਣ 

ਖਿੜਕੀ ਖੋਲ੍ਹ ਕੇ ਜਦ ਵੇਖਿਆ ਤਾਂ ਉਸ ਦੀ ਗੱਲ ਇਸਤਰੀ ਨੇ ਕੰਨ ਵਿਚ ਧਾਰਨ 
ਕਰ _ਲਈ। _ਸ਼ਾਹ ਨੇ ਇਹ ਸਾਰਾ ਕੌਤਕ ਵੇਖਿਆ ਅਤੇ (ਆਪਣੀ) ਇਸਤਰੀ ਨੂੰ _ਦੁਰਾਚਾਰੀ 
ਸਮਝ _ਲਿਆ।੧੪। 


ਉਸ ਇਸਤਰੀ ਨੇ ਮੈਨੂੰ ਸਚ ਕਿਹਾ ਹੈ ਇਹ ਕਹਿ ਕੇ ਸ਼ਾਹ ਚੁਪ ਹੋ ਗਿਆ। ਉਸ 


ਨੇ ਆਪਣੀ ਇਸਤਰੀ ਨਾਲ ਪ੍ਰੇਮ _ਛਡ ਦਿੱਤਾ ਅਤੇ ਉਸ ਇਸਤਰੀ ਨਾਲ _ਯਰਾਨਾ _ਲਗਾ 
ਦਲਿਆ।੧੫। 
ਦੰਹਾਰਾ 

ਉਸ ਇਸਤਰੀ ਨੇ ਚੰਗੀ ਤਰ੍ਹਾਂ ਚਰਿਤੂ ਕਰ ਕੇ ਇਸਤਰੀ ਸਹਿਤ ਸ਼ਾਹ ਨੂੰ ਛਲ ਲਿਆ 
ਅਤੇ _ਉਸ ਨਾਲੋਂ ਪ੍ਰੇਮ _ਤੁੜਵਾ ਕੇ ਆਪਣਾ ਯਾਰ _ਬਣਾ _ਲਿਆ।੧੬। 

/ਟਥੋਂ ਗੰ ਗੰਰੇਤੁੰਪ/ਸਆਨ ਦੇ ਤਆ ਲਾਰੇ ਦੇ ਮੰਤ ਡੂਪ ਸੰਵਾਦ ਦੇ ੫ਓਵੇ' ਗਰੇਤ ਦੀ _ਸ਼ਮਪਤਨ 

ਅਠ ਲਭ ਹੈ? _੫੧/ ੮੭੯/ ਰਲਦਾ/ 

ਦੱਖਣ? 

ਉੱਤਰ ਦੇਸ਼ ਵਿਚ ਇਕ ਵੱਡਾ ਰਾਜਾ _ਸੀ_ਜੋ ਸੂਰਜ ਬੰਸ ਦਾ ਚਾਨਣ (ਸਮਝਿਆ 
ਜਾਂਦਾ) ਸੀ। ਇੰਦੂ ਪੂਭਾ ਉਸ ਦੀ ਪਟਰਾਣੀ ਸੀ ਅਤੇ ਬਿਜੈ ਸਿੰਘ ਰਾਜੇ ਨੇ ਉਸ ਨੂੰ ਵਰ ਕੇ 
ਲਿਆਉਂਦਾ ਸੀ।੧। 


ਦੰਹਰਾ 


ਗਈ ਤਾਂ ਉਸ ਨੂੰ ਪਿਤਾ ਗੰਗਾ (ਦੇ ਕੈਢੇ) ਲੈ ਗਿਆ। 


ਭਰ ਜਵਾਨ ਹੋ ਉਂ 
ਉ ਰਾਜੇ ਆਏ ਹੁੰਦੇ ਹਨ। ਉਨ੍ਹਾਂ ਵਿਚੋਂ ਕੋਈ ਚੰਗਾ ਵੇਖ ਕੇ (ਗੰਗਾ ਮਈਆ) 

(ਉਹ) ਆਪਣੇ ਨਾਲ _(ਬਹੁਤ ਸਾਰੀਆਂ) ਇਸਤਰੀਆਂ ਅਤੇ ਬੇਟੀਆਂ ਲੈ ਕੇ ਚਲਦੇ 
ਚਲਦੇ _ਗੰਗਾ ਦੇ _ਕੈਢੇ ਆ _ਗਏ। ਉਨ੍ਹਾਂ `ਨੇ _ਗੰਗਾ ਦੇ _ਦਰਸ਼ਨ _ਕੀਤੇ ਅਤੇ _ਪਿਛਲੇ _ਪਾਪ 
ਮਿਟਾ ਦਿੱਤੇ।੪। 


੧੮0 ਸ੍ਰੀ _ਦਸਮ-ਗੁੰਥ _ਸਾਹਿਬ 


ਬਡੇ ਬਡੇ _ਭੂਪਤਿ ਤਹ ਆਏ। _ਤਵਨਿ ਕੁਅਰਿ ਕੋ ਸਕਲ _ਦਿਖਾਏ। 
ਇਨ ਪਰ ਦ੍ਰਿਸਟਿ ਸਭਨ ਪਰ ਕਰਿਯੈ। ਜੋ _ਜਿਯ ਰੁਚੈ ਤਿਸੀ ਕੌ ਬਰਿਯੈ। ੫। 
ਦੰਹਰਾ 
ਹੇਰਿ ਨ੍ਰਿਪਤਿ ਸੁਤ ਨ੍ਰਿਪਨ ਕੇ ਕੰਨ੍ਯਾ _ਕਹੀ _ਬਿਚਾਰ। 
ਸੁਭਟ ਸਿੰਘ ਸੁੰਦਰ ਸੁਘਰ ਬਰਹੋ ਵਹੈ _ਕੁਮਾਰ। ੬। 
ਅਧਿਕ ਰੂਪ ਤਾ ਕੋ ਨਿਰਖਿ ਸਭ ਰਾਜਾ _ਰਿਸਿ ਖਾਹਿ। 
ਜਿਯੋ _ਕਿਯੋ ਯਾਹਿ _ਬਿਵਾਹਿ ਕੈ ਗ੍ਰਿਹਿ ਅਪੁਨੇ ਲੈ ਜਾਹਿ। ੭। 


ਦੱਪਲ? 
ਭੂਪਤਿ ਸਕਲ ਅਧਿਕ _ਰਿਸਿ ਕਰੈ। ਹਾਥ _ਹਥਯਾਰਨ ਊਪਰ _ਧਰੈ। 
ਕੁਪਿ ਕੁਪਿ ਬਚਨ ਬਕਤੁ ਤੇ ਕਹੈ। ਬਿਨੁ ਰਨ ਕਿਯੇ ਆਜੁ ਨਹਿ ਰਹੈ। ੮। 
ਰਾਇ ਪ੍ਰੋਹਿਤਨ _ਲਿਯਾ _ਬੁਲਾਈ। _ਸੁਭਟ ਸਿੰਘ ਪੂਤਿ ਦਏ _ਪਠਾਈ। 
ਮੋ ਪਰ ਕਹੀ ਅਨੁਗੂਹੁ _ਕਰਿਯੈ। ਬੇਦ _ਬਿਧਾਨ ਸਹਿਤ ਇਹ _ਬਰਿਯੈ। ੯। 


ਦੰਹਰਾ 
ਸੁਭਟ ਸਿੰਘ ਐਸੇ ਕਹੀ ਤ੍ਰਿਯ ਮੁਰ ਆਗੇ ਏਕ। 
ਬ੍ਯਾਹ ਦੂਸਰੌ ਨ ਕਰੋ ਜੌ ਜਨ ਕਹੈ _ਅਨੇਕ। _੧0। 


ਦੱਪਲ? 
ਪ੍ਰੋਹਿਤ ਭੂਪਤਿ ਸੋ ਇਹ ਉਚਰੈ। ਸੁਭਟ ਸਿੰਘ ਯਾ ਕੋ ਨਹਿ _ਬਰੈ। 
ਤਾ ਤੇ ਕਛੂ ਜਤਨ ਪਭ ਕੀਜੈ। ਇਹ ਕੰਨ੍ਯਾ _ਅਵਰੈ ਨ੍ਰਿਪ _ਦੀਜੈ। _੧੧। 


ਦੰਹਰਾ 
ਤਬ ਕੰਨ੍ਯਾ ਐਸੇ ਕਹੀ ਬਚਨ _ਪਿਤਾ ਕੇ _ਸਾਥ। 
ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ _ਨਾਥ। ੧੨। 
ਚੱਪਾਣ? 
ਸਭ _ਭੂਪਨ ਨ੍ਰਿਪ ਐਸ ਸੁਨਾਯੋ। ਆਪ ਜੁਧ ਕੋ ਬਿਵਤ _ਬਨਾਯੋ। 
ਜੋ ਕੋਊ ਤੁਮਲ ਜੁਧ ਹ੍ਯਾ ਕਰ ਹੈ। ਵਹੈ ਯਾਹਿ ਕੰਨ੍ਯਾ ਕਹੁ _ਬਰਿ ਹੈ। ੧੩। 


ਦੰਹਰਾ” 
ਸੁਨਤ ਬਚਨ _ਬੀਰਾਨ ਕੇ ਚਿਤ ਮੈ _ਭਯਾ _ਅਨੰਦ। 
ਮਥਿ ਸਮੁੰਦੂ ਦਲ ਪਾਇ ਹੈ ਆਜੁ ਕੁਅਰਿ ਮੁਖ ਚੰਦ। ੧੪ 


ਚਰਿਤ੍ਰ ਪਾਖਿਆਨ ੧੮੧ 


ਉਥੇ ਵੱਡੇ ਵੱਡੇ ਰਾਜੇ ਆਏ ਹੋਏ ਸਨ। (ਉਹ) ਸਾਰੇ ਉਸ ਰਾਜ ਕੁਮਾਰੀ ਨੂੰ ਵਿਖਾਏ 
(ਅਤੇ ਕਿਹਾ) ਇਨ੍ਹਾਂ ਸਾਰਿਆਂ ਨੂੰ ਵੇਖੋ ਅਤੇ ਜੋ ਚੰਗਾ ਲਗੇ, ਉਸੇ ਨੂੰ ਵਰ _ਲਵੋ।੫। 


ਰਾਜਿਆਂ ਅਤੇ ਰਾਜ ਕੁਮਾਰਾਂ_ ਨੂੰ ਵੇਖ ਕੇ ਰਾਜ ਕੁਮਾਰੀ ਨੇ ਵਿਚਾਰ ਪੂਰਵਕ _ਕਿਹਾ[ 
ਸੁਭਟ ਸਿੰਘ ਬਹੁਤ ਸੁੰਦਰ ਅਤੇ ਸੁਘੜ ਹੈ, _ਉਸੇ ਰਾਜ ਕੁਮਾਰ ਨਾਲ ਵਿਆਹ _ਕਰਾਂਗੀ।੬। 
ਉਸ _(ਸੁਭਟ ਸਿੰਘ) ਦੇ ਬਹੁਤ ਅਧਿਕ ਰੂਪ ਨੂੰ ਵੇਖ ਕੇ ਸਾਰੇ ਰਾਜੇ ਈਰਖਾ ਕਰ ਰਹੇ ਸਨ 
(ਅਤੇ ਸੋਚ ਰਹੇ ਸਨ ਕਿ) ਜਿਵੇਂ ਕਿਵੇਂ 'ਇਸ (ਰਾਜ ਕੁਮਾਰੀ) ਨੂੰ ਵਿਆਹ ਕੇ ਆਪਣੇ ਘਰ 
ਲੈ ਜਾਈਐ।੭। 
ਜੱਪਣਾ 

ਸਾਰੇ ਰਾਜੇ ਬਹੁਤ ਗੁੱਸਾ ਕਰਨ ਲਗੇ ਅਤੇ ਹੱਥ ਹਥਿਆਰਾਂ ਉਪਰ _ਧਰ _ਲਏ। ਕ੍ਰੋਧਿਤ 
ਹੋਕੇ ਮੂੰਹੋਂ ਬਚਨ ਕਹਿਣ ਲਗੇ ਕਿ ਅਜ ਯੁੱਧ ਕੀਤੇ ਬਿਨਾ ਰਹਿ ਨਹੀਂ _ਹੋਣਾ।੮। 

ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਲਿਆ ਅਤੇ _ਸੁਭਟ ਸਿੰਘ ਕੋਲ ਭੇਜ ਦਿੱਤਾ। (ਉਸ ਨੂੰ 


ਕਿਹਾ-) ਮੇਰੇ _ਉਤੇ ਕ੍ਰਿਪਾ ਕਰੋਂ ਅਤੇ ਵੇਦ ਦੀ ਮਰਯਾਦਾ ਅਨੁਸਾਰ _ਇਸ _ਨਾਲ _ਵਿਆਹ 
ਕਰੋਂ ।੯। 
ਦੰਹਰਾ” 

ਸੁਭਟ ਸਿੰਘ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਪਾਸ ਅਗੇ ਇਕ ਇਸਤਰੀ ਹੈ। (ਇਸ 
ਲਈ ਮੈਂ ਇਸ ਨਾਲ) ਦੂਜਾ ਵਿਆਹ ਨਹੀਂ ਕਰਾਂਗਾ _ਜੇ ਮੈਨੂੰ ਅਨੇਕ ਲੋਕ ਕਿਉ ਨ 
ਕਜਿਣ।੧0। 
ਚੱਪਾਣ 

ਬ੍ਰਾਹਮਣਾਂ ਨੇ ਰਾਜੇ ਪ੍ਰਤਿ ਇਸ ਤਰ੍ਹਾਂ ਕਿਹਾ ਕਿ _ਸੁਭਟ 
ਨਹੀਂ _ਕਰੇਗਾ। ਇਸ ਲਈ ਹੇ ਸੁਆਮੀ! ਕੋਈ ਯਤਨ _ਕਰੋਂ ਅਤੇ 
ਰਾਜੇ ਨੂੰ ਦੇ _ਦਿਓ।੧੧। 


ਸਿੰਘ ਇਸ ਨਾਲ ਵਿਆਹ 
ਇਹ ਕਨਿਆ ਕਿਸੇ ਹੋਰ 


ਦੰਹਰਾ 

ਤਦ (ਉਸ) ਕੰਨਿਆਂ ਨੇ ਪਿਤਾ ਨੂੰ ਇਸ ਤਰ੍ਹਾਂ ਕਿਹਾ! ਜੋ ਕੋਈ ਯੁੱਧ ਵਿਚ ਮੈਨੂੰ 
ਜਿਤੇਗਾ ਉਹੀ ਮੇਰਾ ਪਤੀ ਹੋਵੇਗਾ।੧੨। 
ਦੱਖਣ? 

ਸਾਰਿਆਂ ਰਾਜਿਆਂ ਨੂੰ ਰਾਜੇ (ਕੰਨਿਆਂ ਦੇ ਪਿਤਾ) ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ 
ਅਤੇ ਆਪ ਯੁੱਧ ਦੀ ਵਿਉਂਤ _ਬਣਾਈ। ਜੋ ਕੋਈ ਇਥੇ _ਘਮਸਾਨ ਯੁੱਧ ਕਰੇਗਾ, ਉਹੀ ਇਸ 
ਕੌਨਿਆਂ ਨੂੰ ਵਰੇਗਾ।੧੩। 
ਦੰਹਾਰਾ 

ਰਾਜੇ ਦੇ ਬੋਲ ਸੁਣ ਕੇ ਸ਼ੂਰਵੀਰਾਂ ਦੇ ਮਨ ਵਿਚ ਆਨੰਦ ਛਾ ਗਿਆ ਕਿ ਅਜ ਸੈਨਾ 
ਰੂਪੀ ਸਮੁੰਦਰ ਨੂੰ `ਮਥ ਕੇ ਕੁਮਾਰੀ ਰੂਪ ਚੰਦੁਮਾ ਪ੍ਰਾਪਤ _ਕਰਾਂਗੇ।੧੪। 


੧੮੨ ਸੀ _ਦਸਮ-ਗੁੰਥ ਸਾਹਿਬ 


ਚੱਪਾਣ 
ਸਭਨ ਜੁਧ ਕੇ ਸਾਜ ਬਨਾਏ। ਗੰਗਾ ਤੀਰ ਬੀਰ ਚਲਿ ਆਏ। 
ਪਹਿਰਿ ਕਵਚ _ਸਭ ਸੂਰ ਸੁਹਾਵੈ। ਡਾਰਿ ਪਾਖਰੈ ਤੁਰੈ _ਨਚਾਵੈ। _੧੫। 


ਗਰਜੈ _ਕਰੀ ਅਸੂ _ਹਿਹਨਾਨੇ। ਪਹਿਰੇ _ਕਵਚ _ਸੂਰ _ਨਿਜੁਕਾਨੇ। 
ਕਿਨਹੂੰ _ਕਾਢਿ ਖੜਗ _ਕਰ _ਲੀਨੋ। _ਕਿਨਹੂੰ _ਕੇਸਰਿਯਾ _ਬਾਨਾ _ਕੀਨੋ। _੧੬। 


ਦੰਹਰਾ 
ਕਿਨੂੰ _ਤਿਲੌਨੇ ਬਸਤ੍ਰ _ਕਰਿ ਕਟਿ ਸੋ ਕਸੀ ਕ੍ਰਿਪਾਨ। 
ਜੋ_ਗੰਗਾ ਤਟ ਜੂਝਿ ਹੈ ਕਰਿ ਹੈ ਸੂਰਗ ਪਯਾਨ। ੧੭। 
ਜੋਰਿ _ਅਨਿਨ ਰਾਜਾ ਚੜੇ _ਪਰਾ _ਨਿਸਾਨੇ _ਘਾਵ। 


ਭਾਤਿ ਭਾਤਿ ਜੋਧਾ ਲਰੇ ਅਧਿਕ ਹਿਰਦੈ ਕਰ _ਚਾਵ। ੧੮। 


ਚੱਪਣਾ 
ਤਬ ਕੰਨ੍ਯਾ _ਸਭ _ਸਖੀ ਬੁਲਾਈ। _ਭਾਤਿ _ਭਾਤਿ ਸੋ ਕਰੀ _ਬਡਾਈ। 
ਕੈ ਲਰਿ ਕਰਿ ਸੁਰਸਰਿ ਤਟ ਮਰਿ ਹੋ। ਨਾਤਰ ਸੁਭਟ ਸਿੰਘ ਕਹ ਬਰਿ_ਹੋ। ੧੯। 


ਦੰਹਾਰਾ 
ਤਬ ਕੰਨ੍ਯਾ _ਐਸੇ ਕਹੇ ਸਕਲ _ਸਖਿਨ ਸੋ ਬੈਨ। 
ਬਿਕਟ ਕਟਕ ਕੇ ਸੁਭਟ ਭਟ ਪਠਵੋਂ ਜਮ ਕੇ _ਐਨ। ੨0। 
ਸਕਲ _ਸਖਿਨ ਕੋ _ਸਸਤ੍ਰ ਦੈ ਅਵਰ ਕਵਚ _ਪਹਿਰਾਇ। 
ਨਿਕਸਿ ਆਪੁ _ਠਾਢੀ ਭਈ ਜੈ ਦੁੰਦਭੀ _ਬਜਾਇ। _੨੧। 


ਚੱਪਣਾ 
ਕੰਨ੍ਯਾ _ਰਥ _ ਆਰੂੜਿਤ _ਭਈ। _ਜੋਧਿ _ਸਮਗ੍ਰੀ _ਸਭਿਯਨ _ਦਈ। 
ਸਫਾਜੰਗ ਮਹਿ _ਤੁਰੈ ਨਚਾਏ। ਸੁਰ _ਸੁਰਪਤਿ ਦੇਖਨ ਰਨ ਆਏ। _੨੨। 


ਦੰਹਰਾ 
ਉਮਡੇ _ਅਮਿਤ ਅਨੇਕ _ਦਲ _ਬਾਰਦ _ਬੂੰਦ _ਸਮਾਨ। 
ਬਨਿ ਬਨਿ ਨ੍ਰਿਪ ਆਵਤ ਭਏ ਸਮਰ _ਸੁਯੰਬਰ _ਜਾਨ। _੨੩। 
ਦੱਪਲ? 
ਮਚਿਯੋ _ਤੁਮਲ ਜੁਧ ਤਹ _ਭਾਰੀ। _ਨਾਚੇ ਸੂਰਬੀਰ _ਹੰਕਾਰੀ। 
ਤਾਨਿ _ਧਨੁਹਿਯਨ _ਬਿਸਿਖ _ਚਲਾਵਤ। _ਮਾਇ ਮਰੇ _ਪਦ _ਕੂਕਿ _ਸੁਨਾਵਤ। _੨੪। 


ਚਰਿਤ੍ਰ ਪਾਖਿਆਨ ੧੮੩ 


ਚੱਘਣ/ 

ਸਭ ਨੇ ਯੁੱਧ ਦੀ ਤਿਆਰੀ ਕਰ ਲਈ ਅਤੇ ਸਾਰੇ ਸੂਰਮੇ ਗੰਗਾ ਦੇ ਕੈਢੇ ਉਤੇ ਚਲ ਕੇ 
ਆ ਗਏ। ਕਵਚ ਪਾ ਕੇ ਸਾਰੇ ਸੂਰਮੇ ਸੁਸ਼ੋਭਿਤ ਹੋ ਰਹੇ ਸਨ ੍ 
ਨੂੰ ਨਚਾ ਰਹੇ _ਸਨ। _੧੫। 


4 


ਹਾਥੀ ਗੱਜਣ ਲਗੇ ਅਤੇ ਘੋੜੇ _ਹਿਣਕਣ ਲਗੇ _ਅਤੇ ਕਵਚ ਪਾ ਕੇ ਸੂਰਮੇ ਨੇੜੇ 
ਢੁਕਣ ਲਗੇ। ਕਿਸੇ ਨੇ ਹੱਥ ਵਿਚ ਤਲਵਾਰ ਖਿਚ ਲਈ ਅਤੇ ਕਿਸੇ ਨੇ ਕੇਸਰੀ ਬਾਣਾ ਪਾ 
'ਲਿਆ।੧੬। 
ਦੰਹਰਾ 


ਕਿਸੇ ਨੇ (ਸ਼ਹੀਦੀ ਪ੍ਰਾਪਤ ਕਰਨ ਲਈ) _ਬਸਤ੍ਰਾਂ ਉਤੇ ਜੰਗੀ ਵਟਣੇ ਮਲ ਲਏ ਅਤੇ 
ਕਿਸੇ ਨੇ ਲਕ ਨਾਲ ਕ੍ਰਿਪਾਨ ਕਸ ਲਈ। (ਉਨ੍ਹਾਂ ਨੇ ਇਹ ਧਾਰਣਾ ਪਾਲੀ ਹੋਈ ਸੀ ਕਿ) ਜੋ 
ਗੰਗਾ ਦੇ ਕੰਢੇ _ਉਤੇ _ਲੜ _ਮਰੇਗਾ, _ਉਹ _ਸਵਰਗ ਨੂੰ _ਜਾਏਗਾ।੧੭। ਫੌਜਾਂ ਜੋੜ _ਕੇ ਰਾਜੇ 
ਚੜ੍ਹ _ਪਏ ਅਤੇ _ਨਗਾਰਿਆਂ _ਉਤੇ ਚੋਟਾਂ ਪੈਣ _ਲਗੀਆਂ। ਦਿਲ ਵਿਚ ਚਾਉ ਵਧਾ ਕੇ ਅਨੇਕ 
ਤਰ੍ਹਾਂ ਦੇ 


ਤਦ (ਉਸ) ਰਾਜ ਕੁਮਾਰੀ ਨੇ ਸਾਰੀਆਂ _ਸਖੀਆਂ 
ਕਈ ਤਰ੍ਹਾਂ ਨਾਲ ਵਡਿਆਈ ਕੀਤੀ। ਜਾਂ ਤਾਂ ਮੈਂ ਲੜ 


4੫੭ ॥੨ 
ਹੀ | 
07 

ਗਰ 


ਯਮਲੋਕ ਭੇਜ _ਦਿਆਂਗੀ।੨0। ਸਾਰੀਆਂ _ਸਖੀਆਂ ਨੂੰ ` ਸ਼ਸਤ੍ਰ _ਦੇ 


> 


ਨ ਣੂੰ 
ਕੇ ਅਤੇ ਕਵਚ ਪਵਾ ਕੇ ਆਪ ਨਿਕਲ ਕੇ ਡਟ ਗਈ ਅਤੇ ਜਿੱਤ ਦਾ ਨਗਾਰਾ ਵਜਾ 
ੱ | 


ਕੰਨਿਆ ਰਥ ਉਤੇ ਸਵਾਰ ਹੋ ਗਈ ਅਤੇ _ਸਾਰੀਆਂ ਨੂੰ ਯੁੱਧ _ਦਾ _ਸਾਮਾਨ ਟ 
(ਅਰਥਾਤ! ਹਥਿਆਰ _ਵੰਡ _ਦਿੱਤੇ)। ਸੈਨਾ ਦੀਆਂ ਕਤਾਰਾਂ 

ਤੇ ਇੰਦਰ ਵੀ (ਉਸ) ਲੜਾਈ ਨੂੰ ਵੇਖਣ ਆਏ।੨੨। 

ਦੰਹਰਾ” 

(ਉਥੇ) ਅਨੇਕ _ਸੈਨਾ ਦਲ _ਜਲ _ਦੀਆਂ ਬੂੰਦਾਂ ਵਾਂਗ _ਉਮਡ _ਪਏ ਅਤੇ ਯੁੱਧ _ਸੁਅੰਬਰ 
ਦੀ ਗੌਲ ਸੁਣ ਕੇ ਰਾਜੇ ਸਜ _ਧਜ ਕੇ ਆਉਣ ਲਗੇ।੨੩। 
ਚੱਪਲਾਂ 

ਉਥੇ ਬਹੁਤ _ਘਮਸਾਨ ਯੁੱਧ ਹੋਇਆ। _ਅਭਿਮਾਨੀ ਸੂਰਮੇ ਨਚਣ _ਲਗੇ। (ਦ੍ਰਿੜ੍ਹਤਾ 
ਪੂਰਵਕ) _ਧਨੁਸ਼ ਖਿਚ ਕੇ ਤੀਰ ਚਲਾਉਂਦੇ ਅਤੇ “ਹਾਇ ਮਾਂ ਮਰ ਗਏ 
ਸੁਣਾਉ'ਦੇ।੨੪। 


੧੮੪ 


ਸੀ _ਦਸਮ-ਗ੍ੂੰਥ _ਸਾਹਿਬ 


ਜਿਹ ਬਚਿਤ੍ਰ ਦੇ ਬਾਨ _ਲਗਾਵੈ। ਵਹੈ _ਸੁਭਟ ਮਿਰਿਤੁ ਲੋਕ _ਸਿਧਾਵੈ। 
ਜਾ ਪਰ ਤਮਕਿ ਤੇਗ ਕੀ ਝਾਰੈ। ਤਾ ਕੋ ਮੂੰਡ ਕਾਟਿ ਹੀ ਡਾਰੈ। ੨੫। 


ਕਾਹੂ _ਸਿਮਟਿ ਸੈਹਥੀ ਹਨੈ। ਏਕ _ਸੁਭਟ ਮਨ ਮਾਹਿ ਨ _ਗਨੈ। 
ਦੇਥੈ ਸੁਰ ਬ਼ਿਬਾਨ ਚੜਿ _ਸਾਰੇ। ਚਟਿਪਟ ਸੁਭਟ ਬਿਕਟ ਕਟਿ ਡਾਰੇ। ੨੬। 


ਗੀਧਨ ਕੋ ਮਨ ਭਯੋ ਅਨੰਦੇ। ਆਜੁ _ਭਥੈ ਮਾਨਸ ਕੇ ਅੰਗੰ। 
ਦਹਿਨੇ _ਬਾਏ _ਜੋਗਿਨਿ ਖੜੀ। ਲੈ ਪਾਤਰ ਸ੍ਰੋਤ ਕਹ _ਅੜੀ। _੨੭। 
ਮਾਰੂ 

ਉਪਰ _` 


ਦਿਸਨ ਮੈ ਬਾਜੈ। ਦੁਹੂੰ ਓਰ _ਸਸਤ੍ਰਨ ਭਟ ਸਾਜੈ। 
ਸਾਲ _ਮੰਡਰਾਹੀ। ਤਰੈ ਸੂਰਮਾ ਜੁਧ _ਮਚਾਹੀ। ੨੮। 


ਕਹ 6. 


੭ਾਵੰਯਾ 
ਬਾਲ ਕੋ ਰੂਪ ਅਨੂਪਮ ਹੇਰਿ ਚਹੂੰ ਦਿਸਿ ਤੇ ਨ੍ਰਿਪ ਚੌਪਿ ਚਲੇ। 
ਗਜਰਾਜਨ _ਬਾਜਨ _ਕੇ ਅਸਵਾਰ _ਰਥੀ ਰਥ _ਪਾਇਕ _ਜੋਰਿ _ਭਲੇ। 
ਜਬ _ਰਾਇ ਬਚਿਤ੍ਰ ਕ੍ਰਿਪਾਨ ਗਹੀ ਤਜਿ ਲਾਜ _ਹਠੀ ਯੌ ਰਨ ਬਿਚਲੇ। 


ਮਨੋ ਰਾਮ ਕੇ ਨਾਮ ਕਹੇ ਮੁਖ ਤੇ ਅਘ ਓਘਨ ਕੇ ਤ੍ਰਸਿ ਬ੍ਰਿੰਦ ਟਲੇ। ੨੯। 


ਕੋਪ ਪ੍ਰਚੰਡ ਭਰੇ ਮਨ ਮੈ ਭਟ ਚੌਪਿ ਚੜੇ ਚਹੂੰਘਾ ਚਪਿ ਧਾਏ। 

ਕਾਢਿ _ਕ੍ਰਿਪਾਨ ਲਈ _ਬਲਵਾਨਨ _ਤਾਨਿ _ਕਮਾਨਨ _ਬਾਨ _ਚਲਾਏ। 
ਰਿ 

ਬੀਰਨ ਚੀਰ _ਬਿਦੀਰਨ ਭੂਮਿ ਕੋ ਬਾਰਿ ਕੋ _ਫਾਰਿ ਪਤਾਰ ਸਿਧਾਏ। ੩0। 


ਚੱਘਣ?/ 
ਚਟਪਟ ਸੁਭਟ ਬਿਕਟ ਕਟਿ ਗਏ। ਕੇਤੇ ਕਰੀ ਕਰਨ ਬਿਨੁ _ਭਏ। 
ਟੂਟੈ ਰਥ ਕੂਟੈ ਭਟ ਡਾਰੇ। ਨਾਚੇ ਭੂਤ ਪ੍ਰੇਤ ਮਤਵਾਰੇ। ੩੧। 
ਮੁਨਿ ਨਾਰਦ ਕਹੂੰ _ਬੇਨੁ _ਬਜਾਵੈ। _ਕਹੂੰ _ਰੁਦੂ _ਡਮਰੂ _ਡਮਕਾਵੈ। 
ਰੁਧਿਰ ਖਪਰ _ਜੁਗਿਨ ਭਰਿ ਭਾਰੀ। _ਮਾਰਹਿ ਭੂਤ ਪ੍ਰੇਤ _ਕਿਲਕਾਰੀ। _੩੨। 


ਰਨ ਅਗੰਮ ਕੋਊ ਜਾਨ ਨ ਪਾਵੈ। _ਡਹ ਡਹ ਡਹ ਸਿਵ ਡਮਰੁ _ਬਜਾਵੈ। 
ਕਹ ਕਹ ਕਹੂੰ _ਕਾਲਿਕਾ _ਕਹਕੈ। _ਜਾਨੁਕ _ਧੁਜਾ _ਕਾਲ ਕੀ _ਲਹਕੈ।੩੩। 


ਹਸਤ ਪਾਰਬਤੀ _ਨੈਨ _ਬਿਸਾਲਾ। _ਨਾਚਤ _ਭੂਪ ਪ੍ਰੇਤ _ਬੈਤਾਲਾ। 
ਕਹ _ਕਹਾਟ ਕਹੂੰ _ਕਾਲ ਸੁਨਾਵੈ। _ਭੀਖਨ ਸੁਨੇ ਨਾਦ ਭੈ _ਆਵੈ। _੩੪। 


ਚਰਿਤ੍ਰ ਪਾਖਿਆਨ ੧੮੫ 


ਜਿਸ ਨੂੰ ਬਚਿਤਰ _ਦੇਈ (ਰਾਜ ਕੁਮਾਰੀ) ਬਾਣ ਮਾਰਦੀ ਹੈ, ਉਹ ਯੋਧਾ _ਮ੍ਰਿਤ ਲੋਕ ਨੂੰ 
ਜਾਂਦਾ ਹੈ। ਜਿਸ ਉਤੇ ਕ੍ਰੋਧਿਤ ਹੋਕੇ ਤਲਵਾਰ ਦਾ ਵਾਰ ਕਰਦੀ ਹੈ, ਉਸ 
ਕਟ ਕੇ ਸੁਟ ਦਿੰਦੀ ਹੈ।੨੫। 

ਕਿਸੇ ਨੂੰ ਸੈਹਥੀ ਸੰਭਾਲ ਕੇ ਮਾਰ ਦਿੰਦੀ ਹੈ ਅਤੇ (ਕਿਸੇ) ਇਕ ਸੂਰਮੇ ਨੂੰ ਵੀ ਮਨ 
ਵਿਚ ਨਹੀਂ ਗਿਣਦੀ। ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ ਕੇ ਵੇਖ ਰਹੇ ਹਨ ਕਿ ਕਿਵੇਂ ਵਿਕਟ 
ਸੂਰਮੇ _ਝਟਪਟ ਕਟੇ ਜਾ ਰਹੇ _ਹਨ।੨੬। 

ਗਿਰਝਾਂ ਦੇ ਮਨ _ਆਨੰਦਿਤ ਹੋ ਰਹੇ ਹਨ ਕਿ ਅਜ ਮਨੁੱਖਾਂ ਦਾ ਮਾਸ ਖਾਣ ਨੂੰ 
ਮਿਲੇਗਾ। _ਸੋਜੇ _ਖੌਬੇ ਲਹੂ ਦੇ _ਬਰਤਨ _(ਖਪਰ) ਲੈ ਕੇ ਜੋਗਣਾਂ _ਖੜੋਤੀਆਂ _ਹਨ।੨੭। 
ਸ਼ਸਤ੍ਰਾਂ ਨਾਲ ਸਜੇ _ਹੋਏ _ਹਨ। ਉਪਰ ਗਿਰਝਾਂ ਅਤੇ _ਅਪੱਛਰਾਵਾਂ (ਸਾਲ! ਸ਼ਾਵਲ੍ਯਾ) 
ਮੰਡਰਾ ਰਹੀਆਂ ਹਨ ਅਤੇ ਹੇਠਾਂ ਸੂਰਮਿਆਂ ਨੇ ਯੁੱਧ ਮਚਾਇਆ ਹੋਇਆ _ਹੈ।੨੮। 


ਕੇ 
ਗੌਂ ਘ 


ਤਾਂ ਲਾਜ ਮਰਯਾਦਾ ਛਡ _ਕੇ (ਸਾਰੇ ਰਾਜੇ) ਰਣ ਵਿਚ ਅਜਿਹੇ ਵਿਚਲਿਤ ਹੋਏ ਮਾਨੋ ਰਾਮ 
ਦਾ ਨਾਮ ਲੈਣ ਨਾਲ ਪਾਪਾਂ _ਦੇ _ਸਮੂਹ ਡਰ ਦੇ ਮਾਰੇ ਭਜ ਗਏ ਹੋਣ। ੨੯। 


ਸੂਰਮੇ ਗੁੱਸੇ ਨਾਲ ਭਰ ਕੇ ਅਤੇ ਮਨ ਵਿਚ ਉਤਸਾਹਿਤ ਹੋ 


ਗਏ ਅਤੇ ਸੂਰਮੇ ਕੁਟ ਸੁਟੇ। ਭੂਤ ਅਤੇ ਪ੍ਰੇਤ ਮਸਤ ਹੋ ਕੇ _ਨਚਣ ਲਗੇ। ੩੧। 

ਕਿਤੇ ਨਾਰਦ ਮੁਨੀ ਬੀਨ ਵਜਾ ਰਿਹਾ ਸੀ ਅਤੇ ਕਿਤੇ ਰੁਦੂ ਡਮਰੂ _ਭਮਕਾ ਰਿਹਾ ਸੀ। 
(ਕਿਤੇ) ਜੋਗਣਾਂ ਨੇ _ਲਹੂ _ਨਾਲ _ਵੌਡੇ _ਖੌਪਰ ਭਰੇ ਹੋਏ ਸਨ ਅਤੇ (ਕਿਤੇ) ਭੂਤ ਅਤੇ ਪ੍ਰੇਤ 
ਕਿਲਕਾਰੀਆਂ ਮਾਰ _ਰਹੇ _ਸਨ।੩੨। 

ਅਗੰਮੀ ਯੁੱਧ ਨੂੰ ਕੋਈ ਸਮਝ ਨਹੀਂ ਰਿਹਾ ਸੀ ਅਤੇ ਸ਼ਿਵ ਡਹਿ ਡਹਿ ਕਰਦਾ ਡਮਰੂ 
ਵਜਾ ਰਿਹਾ ਸੀ। ਕਿਤੇ ਕਾਲਿਕਾ ਕਹ ਕਹ ਕਰ ਕੇ ਬੋਲ ਰਹੀ ਸੀ। (ਇੰਜ ਪ੍ਰਤੀਤ ਹੁੰਦਾ 
ਸੀ) ਮਾਨੋ ਕਾਲ ਦਾ ਝੰਡਾ ਲਹਿਰਾ _ਰਿਹਾ ਹੋਵੇ।੩੩। 

ਵਡਿਆਂ ਨੈਣਾਂ ਵਾਲੀ ਪਾਰਬਤੀ ਹਸ ਰਹੀ ਸੀ ਅਤੇ ਭੂਤ, ਪ੍ਰੇਤ ਤੇ ਬੈਤਾਲ ਨਚ ਰਹੇ 
ਸਨ। _ਕਿਤੇ ਕਾਲੀ “ਕਹ _ਕਹਾਟ” ਸ਼ਬਦ ਸੁਣਾਉਂਦੀ ਸੀ। ਭਿਆਨਕ ਨਾਦ ਨੂੰ ਸੁਣ ਕੇ ਡਰ 
ਲਗਦਾ ਸੀ।੩੪। 


ਸੀ _ਦਸਮ-ਗ੍ੂੰਥ _ਸਾਹਿਬ 


ਬਿਨੁ _ਸੀਸਨ _ਕੇਤਿਕ ਭਟ ਡੋਲਹਿ। _ਕੇਤਿਨ ਮਾਰਿ ਮਾਰਿ ਕਰਿ ਬੋਲਹਿ। 
ਕਿਤੇ ਤਮਕਿ ਰਨ ਤੁਰੈ ਨਚਾਵੈ। _ਜੂਝਿ _ਕਿਤਕ ਜਮ ਲੋਕ ਸਿਧਾਵੈ। ੩੫। 


ਕਟਿ ਕਟਿ ਪਰੇ ਸੁਭਟ ਛਿਤ ਭਾਰੇ। ਭੂਪ ਸੁਤਾ ਕਰਿ ਕੋਪ ਪਛਾਰੇ। 
ਜਿਨ ਕੇ ਪਰੀ ਹਾਥ ਨਹਿ _ਪ੍ਯਾਰੀ। ਬਿਨੁ ਮਾਰੇ ਹਨਿ ਮਰੇ ਕਟਾਰੀ। ੩੬। 


ਦੰਹਰਾ” 
ਮੋੜਤੇਸ ਅੰਬੇਰ ਪਤਿ ਅਮਿਤ ਸੈਨ ਲੈ _ਸਾਥ। 
ਬਾਲ _ਨਿਮਿਤਿ ਆਵਤ _ਭਏ ਗਹੇ _ਬਰਛਿਯੈ _ਹਾਥ। _੩੭। 
ਬਿਕਟ ਸਿੰਘ ਅੰਬੇਰ ਪਤਿ _ਅਮਿਟ ਸਿੰਘ ਤਿਹ ਨਾਮ। 
ਕਬਹੂੰ ਦਈ ਨ _ਪੀਠ ਰਨ ਜੀਤੇ ਬਹੁ ਸੰਗ੍ਰਾਮ। ੩੮। 
ਚੱਪਾਣ 
ਤੇ ਨ੍ਰਿਪ ਜੋਰਿ ਸੈਨ ਦੈ ਧਾਏ। _ਭਾਤਿ ਭਾਤਿ ਬਾਜਿਤੁ _ਬਜਾਏ। 
ਰਾਜ ਸੁਤਾ ਜਬ ਨੈਨ ਨਿਹਾਰੇ। ਸੈਨਾ ਸਹਿਤ ਮਾਰ ਹੀ _ਡਾਰੇ। ੩੯। 


ਜਬ ਅਬਲਾ ਨ੍ਰਿਪ ਦੋਊ ਸੰਘਾਰੇ। _ਠਟਕੇ ਸੁਭਟ ਸਕਲ _ਤਬ ਭਾਰੇ। 
ਖੇਤ ਛਾਡਿ ਯਹ _ਤਰੁਨਿ ਨ ਟਰਿਹੈ। _ਸਭਹਿਨ ਕੋ ਪ੍ਰਾਨਨ ਬਿਨੁ ਕਰਿ ਹੈ। ੪0। 


ਬੂੰਦੀ ਨਾਥ _ਰਣੂਤ ਕਟ ਧਾਯੋ। ਅਧਿਕ _ਮਦੁਤ ਕਟ ਸਿੰਘ ਰਿਸਾਯੋ। 
ਨਾਥ _ਉਜੈਨ ਜਿਸੇ ਜਗ _ਕਹਈ। ਵਾ ਕਹਿ ਜੀਤੈ ਜਗ ਕੋ _ਰਹਈ। _੪੧। 


ਜਬ ਅਬਲਾ ਆਵਤ _ਵਹੁ _ਲਹੇ। ਹਾਥ _ਹਥਯਾਰ ਆਪਨੇ _ਗਹੇ। 
ਅਧਿਕ ਕੋਪ ਕਰਿ ਕੁਵਤਿ ਪ੍ਰਹਾਰੇ। ਛਿਨਿਕ ਬਿਖੈ ਦਲ ਸਹਿਤ _ਸੰਘਾਰੇ। ੪੨। 


ਗੰਗਾਂਦਰੀ _ਜਮੁਨਾਂਦ੍ਰੀ _ਹਠੇ। _ਸਾਰਸ੍ਹਤੀ ਹ੍ਹੈ ਚਲੇ _ਇਕਠੇ। 
ਸਤੁਦੁਵਾਦਿ ਅਤਿ ਦ੍ਰਿੜ ਪਗ _ਰੋਪੇ। _ਬ੍ਯਾਹਾਦੀ _ਸਿਗਰੇ _ਮਿਲਿ _ਕੋਪੇ। ੪੩। 


ਦੰਹਰਾ 
ਪਰਮ ਸਿੰਘ ਪੂਰੋ ਪੁਰਖ ਕਰਮ ਸਿੰਘ ਸੁਰ ਗ੍ਯਾਨ। 
ਧਰਮ ਸਿੰਘ ਹਾਠੋ _ਹਠੀ ਅਮਿਤ ਜੁਧ ਕੀ _ਖਾਨ। ੪੪। 
ਅਮਰ ਸਿੰਘ ਅਰੁ ਅਚਲ ਸਿੰਘ ਮਨ ਮੈ ਕੋਪ ਬਢਾਇ। 
ਪਾਚੌ ਭੂਪ _ਪਹਾਰਿਯੈ _ਸਨਮੁਖਿ _ਪਹੁਚੇ ਆਇ। _੪੫। 


ਚੱਪਲਾਂ 


ਪਰਬਤੀਸ ਪਾਚੋ_ਨ੍ਰਿਪ _ਧਾਏ। _ਖਸੀਯਾ ਅਧਿਕ ਸੰਗ ਲੈ ਆਏ। 
ਪਾਹਨ ਬ੍ਰਿਸਟਿ ਕੋਪ ਕਰਿ ਕਰੀ। ਮਾਰਿ ਮਾਰਿ ਮੁਖ ਤੇ ਉਚਰੀ। ੪੬। 


ਚਰਿਤ੍ਰ ਪਾਖਿਆਨ ੧੮੭ 


ਕਿਤਨੇ ਹੀ ਸੂਰਮੇ ਬਿਨਾ ਸਿਰਾਂ ਦੇ ਘੁੰਮ ਰਹੇ ਸਨ ਅਤੇ ਕਿਤਨੇ 'ਮਾਰੋ-ਮਾਰੋ” ਪੁਕਾਰ 
ਰਹੇ _ਸਨ। ਕਿਤਨੇ ਕ੍ਰੋਧਿਤ ਹੋਕੇ ਘੋੜੇ ਨਚਾ ਰਹੇ ਸਨ ਅਤੇ ਕਿਤਨੇ ਹੀ ਜੂਝ ਕੇ ਯਮ-ਲੋਕ 
ਸਿਧਾਰ ਗਏ _ਸਨ।੩੫। 

ਕਈ ਵੱਡੇ ਸੂਰਮੇ ਕਟ ਕਟ ਕੇ ਧਰਤੀ ਉਤੇ ਡਿਗ ਪਏ ਸਨ ਅਤੇ (ਕਈਆਂ ਨੂੰ) ਰਾਜ 
ਕੁਮਾਰੀ ਨੇ ਕ੍ਰੋਧਿਤ ਹੋ ਕੇ ਪਛਾੜ _ਦਿੱਤਾ ਸੀ। ਜਿਨ੍ਹਾਂ ਦੇ ਹੱਥ _ਰਾਜ ਕੁਮਾਰੀ ਨਹੀਂ ਲਗੀ, 
ਉਹ _ਬਿਨਾ ਮਾਰਿਆਂ ਹੀ _ਕਟਾਰ ਮਾਰ ਕੇ ਮਰ _ਗਏ।੩੬। 
ਦੰਹਰਾ 

(ਹੁਣ) ਮੋੜ _(ਮੇੜਤਾ) ਅਤੇ ਆਮੇਰ ਦੇ ਰਾਜੇ ਅਮਿਤ ਸੈਨਾ ਨਾਲ ਹੱਥਾਂ ਵਿਚ _ਬਰਛੇ 
ਪਕੜੇ _ਹੋਏ ਰਾਜ ਕੁਮਾਰੀ (ਨੂੰ ਪ੍ਰਾਪਤ ਕਰਨ ਲਈ) ਆ ਪਹੁੰਚੇ _ਸਨ।੩੭। _(ਮੋੜਤਾ ਦੇ 
ਰਾਜੇ ਦਾ ਨਾਂ) ਬਿਕਟ ਸਿੰਘ ਅਤੇ ਆਮੇਰ ਦੇ ਰਾਜੇ ਦਾ ਨਾਂ ਅਮਿਟ ਸਿੰਘ ਸੀ। ਉਨ੍ਹਾਂ ਨੇ 
ਬਹੁਤ ਯੁੱਧ _ਜਿਤੇ ਸਨ ਅਤੇ ਰਣ ਵਿਚ ਕਦੇ ਪਿਠ ਨਹੀਂ ਵਿਖਾਈ ਸੀ।੩੮। 
ਜੱਪਣਾ 

ਉਹ ਦੋਵੇਂ ਰਾਜੇ ਸੈਨਾ ਇਕੱਠੀ ਕਰ ਕੇ ਤੁਰ ਪਏ ਅਤੇ ਕਈ ਤਰ੍ਹਾਂ ਦੇ (ਜੰਗੀ) ਵਾਜੇ 
ਵਜਾਏ। ਜਦ _ਰਾਜ ਕੁਮਾਰੀ ਨੇ ਉਨ੍ਹਾਂ `ਨੂੰ ਅੱਖਾਂ ਨਾਲ _ਵੇਖਿਆ ਤਾਂ ਸੈਨਾ ਸਮੇਤ ਉਨ੍ਹਾਂ ` ਨੂੰ 
ਮਾਰ ਹੀ ਸੁਟਿਆ।੩੯। 


ਜਦ ਰਾਜ ਕੁਮਾਰੀ ਨੇ ਦੋਵੇਂ ਰਾਜੇ ਮਾਰ ਦਿੱਤੇ, ਤਦ ਸਾਰੇ ਵੌਡੇ ਰਾਜੇ ਚੁਪ ਕਰ ਕੇ 
ਖੜੋ __ਗਏ। (ਉਹ ਮਨ ਵਿਚ ਸੋਚਣ ਲਗੇ) ਕਿ ਯੁੱਧ-ਭੂਮੀ ਨੂੰ ਛਡ ਕੇ ਇਹ ਰਾਜ ਕੁਮਾਰੀ 
ਨਹੀਂ_ਟਲੇਗੀ _ਅਤੇ ਸਾਰਿਆਂ ਨੂੰ ਪੁਰਾਣਾਂ ਤੋਂ ਬਿਨਾ _ਕਰ _ਦੇਵੇਗੀ।੪0। 

ਬੂਦੀ (ਰਿਆਸਤ) _ਦਾ ਰਾਜਾ _ਰਣੁਤ ਕਟ ਚਲ ਪਿਆ ਅਤੇ ਮਦੁਤ ਕਟ ਸਿੰਘ ਵੀ 
ਬਹੁਤ ਕ੍ਰੋਧਿਤ ਹੋ _ਗਿਆ। ਜਿਸ ਨੂੰ ਲੋਕੀਂ ਉਜੈਨ ਦਾ ਰਾਜਾ ਕਹਿੰਦੇ ਸਨ, ਉਸ ਨੂੰ ਜਿਤੇ 


ਬਿਨਾ ਜਗਤ ਵਿਚ _ਕੌਣ ਰਹਿ ਸਕਦਾ _ਸੀ।੪੧। 

ਜਦੋਂ ਰਾਜ ਕੁਮਾਰੀ ਨੇ ਉਨ੍ਹਾਂ _ਨੂੰ ਆਉਂਦਿਆਂ ਵੇਖਿਆ (ਤਾਂ ਉਸ ਨੇ) ਆਪਣੇ ਹੱਥਾਂ 
ਵਿਚ ਹਥਿਆਰ ਪਕੜ _ਲਏ। _(ਰਾਜ ਕੁਮਾਰੀ ਨੇ) ਅਧਿਕ ਕ੍ਰੋਧ ਕਰ ਕੇ ਬਲ ਪੂਰਵਕ 
('ਕੁਵਤਿ`) ਚਲਾਏ ਅਤੇ ਛਿਣ ਭਰ ਵਿਚ (ਉਨ੍ਹਾਂ ਨੂੰ) ਦਲ ਸਹਿਤ ਮਾਰ _ਦਿੱਤਾ।੪੨। 


ਗੰਗਾ ਵਾਲੇ ਪਹਾੜੀ ਰਾਜੇ _ਅਤੇ ਯਮੁਨਾ ਦੇ ਪਹਾੜ _ਵਿਚ ਰਹਿਣ ਵਾਲੇ ਰਾਜੇ ਅਤੇ 
ਸਾਰਸਵਤੀ ਵਾਲੇ ਰਾਜੇ _ਹਠ ਪੂਰਵਕ ਇਕੱਠੇ ਹੋ ਚਲੇ _ਹਨ। ਸਤਲੁਜ ਅਤੇ ਬਿਆਸ 
ਆਦਿ ਦੇ ਰਾਜਿਆਂ ਨੇ ਆਪਣੇ ਪੈਰ ਅਤੇ ਮਿਲ ਕੇ ਕ੍ਰੋਧਿਤ ਹੋ _ਗਏ।੪੩। 
ਦੰਹਰਾ 


ਕੇ 
ਜਮਾਏ ਸਾਰੇ 
ਪਰਮ ਅਤੇ ਕਰਮ _ਸਿੰਘ ਦੇਵਤਿਆਂ ਵਾਂਗ ਗਿਆਨਵਾਨ ਸੀ। 
ਧਰਮ ਸਿੰਘ ਬਹੁ ਅਮਿਤ ਦੀ ਖਾਣ _ਸੀ।੪੪। ਅਮਰ ਸਿੰਘ ਅਤੇ 
ਅਚਲ _ਸਿੰਘ ਮਨ ਵਿਚ ਬਹੁਤ ਕ੍ਰੋਧਿਤ ਹੋਏ। ਇਹ ਪੰਜੇ ਪਹਾੜੀ ਰਾਜੇ (ਰਾਜ ਕੁਮਾਰੀ ਨਾਲ 
ਯੁੱਧ _ਕਰਨ ਲਈ) ਸਾਹਮਣੇ ਆ ਗਏ।੪੫। 


ਹਾ 
੨੧: 
ਕੈ, ੨, 


ਚੱਪਾਣ 
ਪੰਜੇ ਪਹਾੜੀ ਰਾਜੇ (ਯੁੱਧ ਲਈ) ਤੁਰ ਪਏ। ਬਹੁਤ ਸਾਰੇ ਬਕਰੇ ਨਾਲ ਲੈ ਕੇ ਆਏ। 
ਨੇ ਗੁੱਸੇ ਨਾਲ ਪੌਥਰਾਂ ਦੀ _ਬਰਖਾ _ਕੀਤੀ ਅਤੇ ਮੂੰਹ ਤੋਂ _'ਮਾਰੋ ਮਾਰੋ” ਦਾ ਉਚਾਰਨ 


੧੮੯ 


ਭੂਪ _ਪਾਚਉ _ਬਾਨ _ਚਲਾਵੈ। _ਬਾਧੇ ਗੋਲ _ਸਾਮੁਹੇ _ਆਵੈ। 
ਤਬ ਬਚਿਤ੍ਰ ਦੇ ਸਸਤ੍ਰ ਪ੍ਰਹਾਰੇ। ਛਿਨਿਕ ਬਿਖੈ ਸਕਲੇ _ਹਨਿ ਡਾਰੇ। ੪੮। 


ਦੇਇ ਬਚਿਤੁ ਪਾਚ ਨ੍ਰਿਪ ਮਾਰੇ। ਔਰ ਸੁਭਟ ਚੁਨਿ ਚੁਨਿ ਹਨਿ ਡਾਰੇ। 
ਸਾਤ ਨ੍ਰਿਪਤਿ ਅਵਰੈ ਤਬ ਚਲੇ। ਜੋਧਾ ਜੋਰ ਜੁਧ ਕਰਿ ਭਲੇ। ੪੯। 


ਕਾਸਿ ਰਾਜ ਮਘਧੇਸੂਰ ਕੋਪੇ। ਅੰਗ _ਬੰਗ ਰਾਜਨ ਪਗ ਰੋਪੇ। 
ਔਰ ਕੁਲਿੰਗ ਦੇਸ ਪਤਿ _ਧਾਯੋ। ਤ੍ਰਿਗਤਿ ਦੇਸ ਏਸੂਰ ਹੂੰ _ਆਯੋ। _੫0। 


ਰਾਜਾ ਕਾਮ ਰੂਪ ਕੋ ਧਾਯੋ। ਅਮਿਤ ਕਟਕ ਲੀਨੇ ਸੰਗ ਆਯੋ। 
ਦਾਰੁਣ ਰਣ ਸੂਰਣ ਤਹ ਕਰਿਯੋ। ਰਵਿ ਸਸਿ ਚਕ੍ਯੋ ਇੰਦੂ _ਥਰਹਰਿਯੋ। _੫੧। 


ਅੰਗ ਕਟੇ ਤਰਫੈ ਕਹੂੰ _ਅੰਗਰੀ। ਬੀਰ ਪਰੇ ਉਛਰਤ ਕਹੂੰ _ਟੰਗਰੀ। 
ਹਠਿ ਹਠਿ ਭਿਰੇ ਸੁਭਟ ਰਨ ਮਾਹੀ। ਜੰਬਕ _ਗੀਧ ਮਾਸੁ _ਲੈ _ਜਾਹੀ। ੫੨। 


੭%7ਤਲ 
ਬਾਲ ਸੂਰਮਾ ਮਾਰੇ ਕੋਪ ਬਢਾਇ ਕੈ। 
ਜੋ ਚਿਤੁ ਚਹੈ ਸੰਘਾਰੇ ਰਥਹਿ ਧਵਾਇ ਕੈ। 
ਪੈਦਲ ਅਮਿਤ _ਬਿਦਾਰੇ ਅਤਿ ਚਿਤ ਕੋਪ _ਕਰਿ। 
ਹੋ ਰਥੀ ਗਜੀ ਹਨਿ ਡਾਰੇ ਸਸਤ੍ਹ ਅਨਿਕ ਪ੍ਹਰਿ। ੫੩। 


ਚੱਲ? 
ਸਪਤਾਵਤ ਨ੍ਰਿਪ _ਬਾਲ _ਨਿਹਾਰੇ। ਅਮਿਤ ਕੋਪ ਕਰਿ _ਬਿਸਿਖ ਪੁਹਾਰੇ। 
ਸ੍ਯੰਦਨ _ਸਹਿਤ _ਸੂਤ ਸਭ _ਘਾਏ। ਸੈਨ ਸਹਿਤ _ਮ੍ਰਿਤ ਲੋਕ _ਪਠਾਏ। _੫੪। 


ਅਵਰ ਨ੍ਰਿਪਤ ਤਬ ਹੀ ਉਠਿ ਧਾਏ। ਬਾਧੇ ਗੋਲ ਸਾਮੁਹੇ ਆਏ। 
ਦਸੋ _ਦਿਸਨ ਕ੍ਰਧਿਤ ਹ੍ਹੈ ਢੂਕੇ। ਮਾਰੈ ਮਾਰ ਬਕ ਤੇ ਕੂਕੇ। ੫੫। 


ਚਰਿਤ੍ਰ ਪਾਖਿਆਨ ੧੮੯ 


ਦੋਹਾਂ ਪਾਸਿਓਂ ਢੋਲ ਅਤੇ ਨਗਾਰੇ _ਵਜੇ _ਅਤੇ ਸ਼ਸਤੁ _ਨਾਲ _ਸਜੇ 
ਹਿਰਦਿਆਂ ਵਿਚ ਬਹੁਤ ਗੁੱਸੇ ਹੋ ਹੋ ਕੇ ਲੜੇ ਅਤੇ ਕਟ ਕਟ ਕੇ ਮਰਦੇ ਹੋਏ ਅਪੌਛਰਾਵਾਂ ਨੂੰ 
ਵਰਨ ਲਗੇ।੪੭। 


ਸਨ। _ਤਦ ਬਚਿਤ੍ਰ ਦੇਈ ਨੇ ਸ਼ਸਤਰਾਂ ਅਤੇ 
ਸੁਟੇ।੪੮। 

ਬਚਿਤੁ _ਦੇਈ ਨੇ ਪੰਜ ਰਾਜਿਆਂ ਨੂੰ ਮਾਰ ਅਤੇ 
ਸੈਘਾਰ _ਦਿੱਤੇ। _ਤਦ _ਸੌਤ ਰਾਜੇ ਹੋਰ ਚਲ _ਪਏ 
ਸਨ।੪੯। 

ਕਾਸ਼ੀ ਅਤੇ ਮਗਧ ਦੇ ਰਾਜੇ ਕ੍ਰੋਧਿਤ ਹੋਏ ਅਤੇ ਅੰਗ ਤੇ _ਬੰਗ (ਬੰਗਾਲ) ਦੇ ਰਾਜਿਆਂ 
ਨੇ ਪੈਰ ਗਡ _ਲਏ। ਇਸ ਤੋਂ ਇਲਾਵਾ ਕੁਲਿੰਗ ਦੇਸ ਦਾ ਰਾਜਾ ਵੀ ਤੁਰ ਪਿਆ ਅਤੇ 
ਤ੍ਰਿਗਤਿ ਦੇਸ ਦਾ ਰਾਜਾ ਵੀ ਆ ਪਹੁੰਚਿਆ।੫0। 

ਕਾਮ ਰੂਪ ਦਾ ਰਾਜਾ ਅਮਿਤ ਸੈਨਾ ਨਾਲ ਲੈ ਕੇ ਆ ਗਿਆ। ਇਨ੍ਹਾਂ ਸੂਰਮਿਆਂ ਨੇ 
ਉਥੇ ਭਿਆਨਕ ਯੁੱਧ ਕੀਤਾ (ਜਿਸ ਨੂੰ ਵੇਖ ਕੇ) ਸੂਰਜ ਅਤੇ ਚੰਦੂਮਾ ਹੈਰਾਨ ਹੋ_ ਗਏ ਅਤੇ 
ਇੰਦਰ ਕੰਬਣ ਲਗ _ਗਿਆ।੫੧। 

ਕਿਤੇ ਕਟੇ ਹੋਏ ਅੰਗ ਅਤੇ _ਕਿਤੇ ਉਂਗਲੀਆਂ ਤੜਪ _ਰਹੀਆਂ _ਹਨ। _ਕਿਤੇ ਸੂਰਮੇ ਪਏ 
ਹਨ ਅਤੇ ਕਿਤੇ (ਉਨ੍ਹਾਂ ਦੀਆਂ) ਟੰਗਾਂ ਤੜਪ _ਰਹੀਆਂ _ਹਨ। _(ਉਹ) ਸੂਰਮੇ ਹਠ ਪੂਰਵਕ 
ਯੁੱਧ ਵਿਚ ਲੜ ਰਹੇ ਹਨ ਅਤੇ ਗਿਦੜ ਅਤੇ ਗਿਰਝਾਂ ਮਾਸ ਲੈ ਕੇ ਜਾ ਰਹੀਆਂ _ਹਨ।੫੨। 


੭%/#=ਲ 


ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਮਾਰ ਦਿੱਤਾ। ਜਿਸ ਨੂੰ ਵੀ ਮਾਰਨਾ 


ਚਾਹਿਆ, ਰਥ ਭਜਾ _ਕੇ ਮਾਰ ਦਿੱਤਾ। ਮਨ ਵਿਚ ਬਹੁਤ ਕ੍ਰੋਧ ਕਰ ਕੇ ਅਣਗਿਣਤ ਪੈਦਲ 
ਮਾਰ ਦਿੱਤੇ। ਸ਼ਸਤਰਾਂ ਦੇ _ਅਨੇਕ ਪਰਹਾਰ ਕਰ _ਕੇ _ਰਥਾਂ ਅਤੇ ਹਾਥੀਆਂ ਵਾਲਿਆਂ ਨੂੰ ਮਾਰ 
ਦਿੱਤਾ।੫੩। 

ਜੱਪਣਾ 

ਰਾਜ ਕੁਮਾਰੀ ਨੇ ਸੱਤਾਂ ਰਾਜਿਆਂ ਨੂੰ ਆਉਂਦਿਆਂ ਵੇਖਿਆ। ਬਹੁਤ ਕ੍ਰੋਧਿਤ ਹੋ ਕੇ ਉਨ੍ਹਾਂ 
ਉਤੇ ਤੀਰ _ਚਲਾਏ। _ਰਥਾਂ _ਸਮੇਤ _ਸਾਰਿਆਂ _ਰਥਵਾਨਾਂ ਨੂੰ ਮਾਰ ਦਿੱਤਾ ਅਤੇ _ਸੈਨਾ ਸਹਿਤ 
ਮਿਰਿਤੂ-ਲੋਕ _ਨੂੰ ਭੇਜ _ਦਿੱਤਾ।੫੪। 

(ਤਦ ਉਪਰੰਤ) ਹੋਰ ਰਾਜੇ ਉਠ ਕੇ ਚਲ ਪਏ ਅਤੇ ਝੁੰਡ ਬਣਾ ਕੇ (ਰਾਜ ਕੁਮਰੀ ਦੇ) 
ਸਾਹਮਣੇ ਆਏ। ਦਸਾਂ ਦਿਸ਼ਾਵਾਂ ਤੋਂ _ਕ੍ਰੋਧਿਤ ਹੋ ਕੇ ਢੁਕ ਪਏ ਅਤੇ ਮੂੰਹ ਤੋਂ _'ਮਾਰੋ_ ਮਾਰੋ” 
ਕੂਕਣ ਲਗੇ।੫੫। 
ਦੰਹਰਾ 

ਬੀਰ ਕੇਤੁ ਰਥ _ਵਾਲਾ ਬਾਂਕਾ ਸੂਰਮਾ ਸੀ ਅਤੇ ਚਿਤ੍ਰ _ਕੇਤੁ ਦੇਵਤਿਆਂ ਵਰਗਾ ਸਿਆਣਾ 
ਸੀ। ਛਤ੍ਰ _ਕੇਤੁ ਬਹਾਦੁਰ ਛਤ੍ਰੀ ਸੀ ਅਤੇ _ਬਿਕਟ _ਕੇਤੁ _ਬਹੁਤ ਬਲਵਾਨ _ਸੀ।੫੬। 


੧੯0 


ਸੀ _ਦਸਮ-ਗ੍ੰਥ _ਸਾਹਿਬ 


ਇੰਦੂ _ਕੇਤੁ ਉਪਇੰਦੂ ਧੁਜ ਚਿਤ ਅਤਿ ਕੋਪ _ਬਢਾਇ। 
ਗੀਧ _ਕੇਤੁ ਦਾਨਵ ਸਹਿਤ _ਤਹਾ ਪਹੂੰਚੇ ਆਇ। _੫੭। 
ਸਪਤ ਨ੍ਰਿਪਤਿ ਆਯੁਧ _ਧਰੇ ਅਮਿਤ ਸੈਨ ਲੈ _ਸਾਥ। 
ਧਾਇ ਪਰੇ _ਨਾਹਿਨ ਡਰੇ _ਕਢੇ _ਬਢਾਰੀ ਹਾਥ। _੫੮। 


ਚੱਪਾਣ? 
ਸਸਤ੍ਰ _ਸੰਭਾਰਿ ਸੂਰਮਾ ਧਾਏ। ਜੋਰੇ ਸੈਨ _ਕੁਅਰਿ ਢਿਗ ਆਏ। 
ਆਯੁਧ _ਹਾਥ _ਬਚਿਤੂ _ਧਰੇ। _ਅਮਿਤ _ਸੁਭਟ ਪ੍ਰਾਨਨ ਬਿਨੁ _ਕਰੇ। ੫੯। 


ਬੀਰ ਕੇਤੁ ਕੋ _ਮੂੰਡ ਉਤਾਰਿਯੋ। ਚਿਤ੍ਰ ਕੇਤੁ ਕਟਿ ਤੇ ਕਟ ਡਾਰਿਯੋ। 
ਛਤ੍ਹ ਕੇਤੁ ਛਤ੍ਰੀ ਪੁਨਿ ਘਾਯੋ। _ਬਿਕਟ ਕੇਤੁ ਮ੍ਰਿਤ ਲੋਕ _ਪਠਾਯੋ। _੬0। 


ਦੰਹਰਾ 

ਇੰਦੂ _ਕੇਤੁ _ਉਪਇੰਦੂ _ਧੁਜ ਦੋਨੋ ਹਨੇ _ਰਿਸਾਇ। 

ਗੀਧ _ਕੇਤੁ _ਦਾਨਵ _ਦਿਯੈ _ਜਮਪੁਰਿ ਬਹੁਰਿ ਪਠਾਇ। _੬੧। 
ਸੈਨਾ ਸਤਹੂੰ ਨ੍ਰਿਪਨ ਕੀ ਕੋਪਿ ਭਰੀ ਅਰਰਾਇ। 

ਤੇ ਬਾਲਾ ਤਬ ਹੀ ਦਏ ਮਿਰਿਤੁ ਕੇ ਲੋਕ ਪਠਾਇ। ੬੨। 

ਸੁਮਤ ਕੇਤੁ ਸੂਰਾ ਬਡੋ ਸਮਰ ਸਿੰਘ ਲੈ ਸੰਗ। 

ਬੁਹਮ _ਕੇਤੁ ਲੈ ਦਲ ਚਲਾ _ਉਮਡਿ _ਚਲੀ ਜਨੁ _ਗੰਗ। ੬੩। 
ਤਾਲ ਕੇਤੁ ਖਟਬਕੂ _ਧੁਜ ਜੋਧਾ _ਹੁਤੇ _ਬਿਸੇਖ। 

ਸੋ ਯਾ ਪਰ ਆਵਤ ਭਏ ਕਿਯੈ ਕਾਲ ਕੋ ਭੇਖ। ੬੪। 


ਚੱਪਾਣ? 
ਦਾਨਵ _ਗੀਧ ਕੇਤੁ ਕੋ ਭ੍ਰਾਤਾ। _ਕਾਕ ਕੇਤੁ _ਤਿਹੂੰ ਲੋਕ _ਬਿਖ੍ਯਾਤਾ। 
ਕੂਰ _ਕੇਤੁ ਦਾਨਵ ਇਕ _ਧਾਯੋ। ਲੀਨੇ ਅਮਿਤ ਦੈਤ ਦਲ _ਆਯੋ। _੬੫। 
ਮਵੰਯਾ 
ਕਾਕ _ਧੁਜਾ ਕਰਿ ਕੋਪ ਤਹੀ ਛਿਨ ਆਨਿ ਪਰਿਯੋ ਕਰਵਾਰ ਨਿਕਾਰੇ। 
ਸਿੰਘ ਸਲਾ ਸਰਦੂਲ _ਸਿਲੀ ਮੁਖ _ਸਾਲ _ਤਮਾਲ ਹਨੇ _ਅਹਿ ਕਾਰੇ। 


ਸ੍ਹਾਨ ਸ੍ਰਿੰਗਾਲ ਸੁਰਾਂਤਕ _ਸੀਸ _ਧੁਜਾ ਰਥ _ਨਾਗ _ਧਰਾਧਰ ਭਾਰੇ। 
ਯੌ _ਬਰਖੇ ਨਭ ਤੇ ਹਰਖੇ ਰਿਪੁ ਆਨਿ ਦਸੋ ਦਿਸਿ ਤੇ ਭਭਕਾਰੇ। ੬੬। 


ਦੰਹਰ” 
ਮਾਯਾ ਦੈਤ ਪਸਾਰਿ ਕੈ ਪੁਨਿ ਬੋਲਾ ਇਮਿ ਬੈਨ। 
ਜੁਧੁ ਸੁਯੰਬਰ ਜੀਤਿ ਤੁਹਿ ਲੈ ਜੈਹੌ ਨਿਜੁ _ਐਨ। ੬੭। 


ਚਰਿਤ੍ਰ ਪਾਖਿਆਨ ੧੯੧ 


ਇੰਦੂ _ਕੇਤੁ ਅਤੇ _ਉਪਇੰਦੂ _ਧੁਜ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਗੀਧ _ਕੇਤੁ 
ਦਾਨਵ ਸਹਿਤ ਉਥੇ ਆ ਪਹੁੰਚੇ।੫੭। ਸੌਤੇ ਰਾਜੇ _ਸ਼ਸਤ੍ੁ ਧਾਰਨ ਕਰ ਕੇ ਅਤੇ ਅਮਿਤ ਸੈਨਾ 
ਨਾਲ ਲੈ ਕੇ ਟੁਟ ਕੇ ਪੈ ਗਏ ਅਤੇ ਬਿਲਕੁਲ ਨ ਡਰੇ। (ਉਨ੍ਹਾਂ ਨੇ) ਹੱਥਾਂ ਵਿਚ ਤਲਵਾਰਾਂ 
ਧਾਰਨ ਕੀਤੀਆਂ ਹੋਈਆਂ _ਸਨ।੫੮। 
ਚੱਪਾਣ 

ਸ਼ਸਤ੍ਰਾਂ ਨੂੰ ਸੰਭਾਲ ਕੇ ਸੂਰਮੇ ਤੁਰ ਪਏ ਅਤੇ 


> 


ਨੂ ਅਤੇ ਸੈਨਾ ਸਜਾ ਕੇ ਰਾਜ ਕੁਮਾਰੀ ਦੇ ਕੋਲ ਆ 
ਗਏ। _ਬਚਿਤੂ ਦੇਈ ਨੇ ਹੱਥ ਵਿਚ ਸ਼ਸਤ੍ਰ ਲੈ ਲਏ ਅਤੇ ਬੇਹਿਸਾਬ ਸੂਰਮਿਆਂ ਨੂੰ ਪ੍ਰਾਣਾਂ ਤੋਂ 
ਬਿਨਾ ਕਰ _ਦਿੱਤਾ।੫੯। 

(ਰਾਜ ਕੁਮਾਰੀ ਨੇ) ਬੀਰ ਕੇਤੁ ਦਾ ਸਿਰ ਕਟ ਦਿੱਤਾ ਅਤੇ ਚਿਤ੍ਰ ਕੇਤੁ 
ਦਿੱਤਾ। ਫਿਰ ਛਤ੍ਰ ਕੇਤੁ ਛੜਤ੍ਰੀ ਨੂੰ ਮਾਰ ਦਿੱਤਾ ਅਤੇ _ਬਿਕਟ ਕੇਤੁ ਨੂੰ ਮ੍ਰਿਤੂ 
ਦਿੱਤਾ।੬0। 
ਦੰਹਾਰਾ 

ਇੰਦੂ _ਕੇਤੁ ਅਤੇ ਉਪਇੰਦੂ _ਧੁਜ ਦੋਹਾਂ ਨੂੰ ਕ੍ਰੋਧਿਤ ਹੋ. ਕੇ ਮਾਰ ਦਿੱਤਾ ਅਤੇ ਫਿਰ 
ਗੀਧ _ਕੇਤੁ _ਦਾਨਵ ਨੂੰ _ਯਮ ਲੋਕ _ਭੇਜ _ਦਿੱਤਾ।੬੧। ਸੱਤਾਂ ਰਾਜਿਆਂ _ਦੀ ਸੈਨਾ ਕ੍ਰੋਧ _ਨਾਲ 
ਭਰ ਕੇ ਅਰੜਾ ਕੇ ਪੈ ਗਈ। ਉਸ ਰਾਜ ਕੁਮਾਰੀ ਨੇ ਤਦ ਸਭ ਨੂੰ ਮ੍ਰਿਤੂ ਭੇਜ 
ਦਿੱਤਾ।੬੨। 


ਸੁਮਤ ਕੇਤੁ ਇਕ ਵੱਡਾ ਸੂਰਮਾ ਸੀ। ਉਸ ਨੇ ਸਮਰ ਸਿੰਘ ਨੂੰ ਨਾਲ ਲੈ ਕੇ ਅਤੇ ਬ੍ਰਹਮ 
ਕੇਤੁ ਵੀ ਆਪਣਾ ਦਲ ਲੈ ਕੇ ਇੰਜ ਚਲੇ ਮਾਨੋ ਗੰਗਾ _ਉਮਡ ਪਈ ਹੋਵੇ।੬੩। ਤਾਲ ਕੇਤੁ 
ਅਤੇ ਖਟਬਕੂਹ ਧੁਜ (ਦੋ) ਵਿਸ਼ੇਸ਼ ਯੋਧੇ ਸਨ। ਉਹ ਕਾਲ ਰੂਪ ਹੋ ਕੇ ਇਸ (ਕੁਮਾਰੀ) ਉਤੇ ਆ 
ਪਏ।੬੪। 
ਚੱਪਾਣ 

ਗੀਧ ਕੇਤੁ ਦਾਨਵ _ਦਾ ਭਰਾ _ਕਾਕ ਕੇਤੁ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ। ਇਕ ਕੂਰ 
ਕੇਤੁ ਨਾਂ ਦਾ ਦਾਨਵ ਆਪਣੇ ਨਾਲ _ਬੇਹਿਸਾਬ ਦਲ ਲੈ ਕੇ ਆਗਿਆ।੬੫। 
੭ਾਵੰਯ੍ਾ 

ਕਾਕ ਧੁਜ ਕ੍ਰੋਧ ਕਰ ਕੇ ਉਸੇ ਵੇਲੇ ਤਲਵਾਰ ਖਿਚ ਕੇ ਆ ਗਿਆ। (ਉਸ ਨੇ) ਸ਼ੇਰ, 
ਸ਼ਿਲਾ, ਸ਼ਾਰਦੂਲ, _ਤੀਰ _ਵਰਗੇ ਮੂੰਹ ਵਾਲਾ, ਸਾਲ ਅਤੇ _ਤਮਾਲ ਵਰਗੇ _ਅਤੇ ਕਾਲੇ ਸੌਂਪ 
ਵਰਗੇ ਮਾਰ ਦਿੱਤੇ। ਕੁੱਤੇ, ਗਿਦੜ, ਦੈਂਤ ('ਸੁਰਾਂਤਕ”), ਸਿਰ, _ਧੁਜਾ, ਰਥ, ਨਾਗ _ਅਤੇ ਵੌਡੇ 
ਭਾਰੇ ਪਹਾੜ[ਆਕਾਸ਼ ਤੋਂ _ਵਰ੍ਹ ਰਹੇ ਸਨ ਅਤੇ ਵੈਰੀ ਖੁਸ਼ ਹੋ ਕੇ ਕਿਲਕਾਰੀਆਂ ਮਾਰਦੇ ਹੋਏ 
ਚੌਹਾਂ ਦਿਸ਼ਾਵਾਂ ਤੋਂ ਆ ਗਏ _ਸਨ।੬੬। 
ਦੰਹਰਾ” 

ਦੈਂਤ ਮਾਯਾਵੀ ਸ਼ਕਤੀ ਦਾ ਪੁਸਾਰ ਕਰ ਕੇ 
ਸੁਅੰਬਰ _ਵਿਚ _ਜਿੱਤ ਕੇ (ਮੈਂ) ਤੈਨੂੰ ਆਪਣੇ ਘਰ 


੧੯੨ 


ਸਿ 
ਬਲਵਾਨ ਕਮਾਨ ਕੋ ਤਾਨਿ ਹਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ 
ਰਿ 
ਮਨੋ ਇੰਦੂ ਕੇ ਬਾਗ ਅਸੋਕ ਬਿਖੈ ਫੁਲਵਾਰਿਨ ਕੇ ਫਲ ਫੂਲ ਰਹੇ। ੬੮। 


ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ। 
ਬਾਲ ਹਨੇ ਬਲਵਾਨ _ਘਨੇ ਇਕ _ਫਾਸਿਨ ਸੌ ਗਹਿ ਕੈ ਝਕਝੋਰੇ। 
ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ। 
ਲੁਟੇ ਰਥੀ ਰਥ ਫੂਟੇ ਕਹੂੰ ਬਿਨੁ _ਸ੍ਹਾਰ ਫਿਰੈ ਹਿਨਨਾਵਤ ਘੋਰੇ। ੬੯। 


ਚੱਪਲਾਂ 
ਜੇ ਭਟ ਅਮਿਤ ਕੋਪ ਕਰਿ ਧਾਏ। ਤੇ ਬਿਨੁ ਤਨ ਹ੍ਹੈ ਸੁਰਗ ਸਿਧਾਏ। 
ਚਟਪਟ ਬਿਕਟ ਪਲਟਿ ਜੇ ਲਰੇ। ਕਟਿ ਕਟਿ ਮਰੇ _ਬਰੰਗਨਿਨ ਬਰੇ। _੭0। 


ਜੇ ਭਟ ਬਿਮੁਖਾਹਵ ਹ੍ਹੈ ਮੂਏ। ਇਤ ਕੇ ਭਏ ਨ ਉਤ ਕੇ ਹੂਏ। 
ਗਰਜਿ ਪ੍ਰਾਨ ਬੀਰਨ ਜਿਨ _ਦਏ। ਦੈ ਦੁੰਦਭੀ ਸੂਰਗ _ਜਨੁ _ਗਏ। _੭੧। 


ਦੰਹਰਾ 
ਜਿਨ _ਇਸਤ੍ਰਿਨ ਜਰਿ ਅਗਨਿ ਮੈ ਪ੍ਰਾਨ ਆਪਨੇ _ਦੀਨ। 
ਝਗਰਿ _ਬਰੈਗਨਿਨ ਤੇ ਤਹਾ ਛੀਨਿ ਪਤਿਨ ਕਹ _ਲੀਨ। _੭੨। 


ਚੱਪਾਣ 
ਐਸੇ ਬਾਲ ਬੀਰ ਬਹੁ _ਮਾਰੇ। _ਸੁਮਤਿ ਸਿੰਘ ਆਦਿਕ ਹਨਿ ਡਾਰੇ। 
ਸਮਰ ਸੈਨ ਰਾਜਾ ਪੁਨਿ _ਹਯੋ। ਤਾਲ ਕੇਤੁ ਮਿਰਿਤ ਲੋਕ ਪਠਯੋ। _੭੩। 


ਬੁਹਮ ਕੇਤੁ ਕਹ ਪੁਨਿ _ਹਨਿ ਦੀਨੋ। _ਕਾਰਤਿਕੇਯ ਧੁਜ ਕੋ _ਬਧ ਕੀਨੌ। 
ਕੂਰ ਕੇਤੁ ਦਾਨਵ ਤਬ ਧਾਯੋ। _ਤੁਮਲ ਜੁਧ _ਤਿਹ ਨੌਰ _ਮਚਾਯੋ। _੭੪। 


ਕੌਲ ਕੇਤੁ ਦਾਨਵ ਉਠਿ _ਧਾਯੋ। _ਕਮਠ _ਕੇਤੁ ਚਿਤ ਅਧਿਕ ਰਿਸਾਯੋ। 
ਕੇਤੁ ਉਲੂਕ ਚਲਾ ਦਲ ਲੈ ਕੈ। ਕੁਤਿਸਿਤ ਕੇਤੁ ਕ੍ਰੋਧ ਤਨ ਤੈ ਕੈ। ੭੫। 


ਕੌਲ ਕੇਤੁ ਤ੍ਰਿਯ ਤਬੈ _ਸੰਘਾਰਾ। ਕੁਤਿਸਿਤ ਕੇਤੁ ਮਾਰ ਹੀ _ਡਾਰਾ। 
ਕਛਪ _ਕੇਤੁ ਗਦਾ ਗਹਿ _ਘਾਯੋ। _ਕੇਤੁ ਲੂਕ _ਮ੍ਰਿਤਿ ਲੋਕ _ਪਠਾਯੋ। _੭੬। 


ਚਰਿਤ੍ਰ ਪਾਖਿਆਨ ੧੯੩ 


ਜਿਤਨੇ ਵੀ ਸੂਰਮੇ ਬਹੁਤ ਅਧਿਕ ਕ੍ਰੋਧ ਕਰ ਕੇ ਆਏ ਸਨ, ਉਹ ਸਾਰੇ ਤਨ-ਹੀਨ ਹੋ 
ਕੇ ਸਵਰਗ ਨੂੰ _ਸਿਧਾਰ ਗਏ। ਜੋ _ਕੜੀਅਲ ਯੋਧੇ ਜਲਦੀ ਨਾਲ ਪਲਟ ਕੇ ਲੜੇ, ਉਹ ਕਟ 


ਕਟ ਕੇ ਮਾਰੇ ਗਏ ਅਤੇ _ਅਪੌਛਰਾਵਾਂ ਨੇ ਵਰ _ਲਏ।੭0। 

ਜੋ ਯੋਧੇ ਯੁੱਧ-ਭਮੀ ਵਿਚ ਬੇਮੁਖ ਹੋਕੇ ਮਰ ਗਏ, ਉਹ ਨ ਇਥੋਂ ਦੇ ਰਹੇ 
ਉਥੋਂ (ਪਰਲੋਕ) ਦੇ। ਜਿਨ੍ਹਾਂ _ਨੇ _ਗਜ _ਵਜ _ਕੇ ਸੂਰਮਿਆਂ ਵਾਂਗ ਪ੍ਰਾਣ ਦੇ ਦਿੱਤੇ, 
ਧੋਂਸੇ ਵਜਾ ਕੇ ਸਵਰਗ ਨੂੰ ਚਲੇ _ਗਏ।੭੧। 


ਅਤੇ ਨ 
ਉਹ 


ਦੰਹਰਾ 


ਜਿਨ੍ਹਾਂ ਇਸਤਰੀਆਂ ਨੇ _ਔਂਗ _ਵਿਚ _ਸੜ ਕੇ (ਅਰਥਾਤ ਸਤੀ ਹੋ _ ਕੇ) ਆਪਣੇ ਪ੍ਰਾਣ 
ਦਿੱਤੇ ਹਨ, ਉਨ੍ਹਾਂ ਨੇ _ਉਥੇ _ਅਪੌਂਛਰਾਵਾਂ ਨਾਲ _ਝਗੜ ਕੇ ਆਪਣੇ ਪਤੀ ਖੋਹ _ਲਏ _ਹਨ।੭੨। 


ਮਿਿਤੂ-ਲੋਕ ਵਿਚ _ਭੇਜਿਆ।੭੩। 

ਫਿਰ (ਉਸ ਨੇ) ਬ੍ੁਹਮ ਕੇਤੁ ਦੇ ਪ੍ਰਾਣ ਹਰ ਲਏ ਅਤੇ _ਕਾਰਤਿਕੇਯ ਧੁਜ ਦਾ ਬਧ _ਕਰ 
ਦਿੱਤਾ। ਤਦ ਕੁਰਰ ਕੇਤੁ ਦੈਂਤ ਆ ਪਹੁੰਚਿਆ ਅਤੇ ਉਸ ਥਾਂ ਤੇ ਘਮਸਾਨ ਯੁੱਧ ਮਚਾ 
ਦਿੱਤਾ।੭੪। 

(ਫਿਰ) ਕੌਲ ਕੇਤੁ ਦੈਂਤ ਉਠ ਕੇ ਆ ਗਿਆ ਅਤੇ ਕਮਠ ਕੇਤੁ (ਆਪਣੇ) ਮਨ ਵਿਚ 
ਬਹੁਤ ਕ੍ਰੋਧਵਾਨ ਹੋਇਆ। (ਫਿਰ) ਉਲੂਕ ਕੇਤੁ ਦਲ ਲੈ ਕੇ ਚਲਿਆ ਅਤੇ _ਕੁਤਿਸਿਤ ਕੇਤੁ 
ਕੋੋਧਿਤ ਹੋ ਕੇ _(ਤੁਰਿਆ)।੭੫। 

ਕੌਲ ਕੇਤੁ ਨੂੰ ਇਸਤਰੀ (ਰਾਜ ਕੁਮਾਰੀ) ਨੇ ਤਦੇ ਮਾਰ ਦਿੱਤਾ ਅਤੇ ਕੁਤਿਸਿਤ ਕੇਤੁ ਨੂੰ 
ਵੀ ਮਾਰ ਦਿੱਤਾ। (ਫਿਰ) ਕਛਪ ਕੇਤੁ ਗਦਾ ਲੈ ਕੇ ਮਾਰਿਆ ਅਤੇ ਲੂਕ ਕੇਤੁ ਨੂੰ ਮ੍ਰਿਤੂ-ਲੋਕ 
ਵਲ ਭੇਜ ਦਿੱਤਾ।੭੬। 


੧੯੪ ਸ੍ਰੀ _ਦਸਮ-ਗੁੰਥ ਸਾਹਿਬ 


ਜਾ ਤਨ ਬਾਲ ਗਦਾ ਕੀ ਮਾਰੈ। ਏਕੈ ਘਾਇ ਚੌਥਿ ਸਿਰ ਡਾਰੈ। 
ਜਾ _ਕੇਤਕਿ ਮਾਰ ਤਨ _ਬਾਨਾ। _ਕਰੈ ਬੀਰ _ਜਮਪੁਰੀ _ਪਯਾਨਾ। _੭੭। 


ਨਵੀਸਾ 
ਕੋਪ ਅਨੇਕ _ਭਰੇ _ਅਮਰਾਰਦਨ _ਆਨਿ _ਪਰੈ _ਕਰਵਾਰਿ _ਉਘਾਰੇ। 
ਪਟਿਸ ਲੋਹਹਥੀ _ਪਰਸੇ _ਅਮਿਤਾਯੁਧ ਲੈ ਕਰਿ ਕੋਪ ਪੁਹਾਰੇ। 
ਨਾਰਿ _ਸੰਭਾਰਿ ਹਥਯਾਰ _ਸੁਰਾਰਿ ਹਕਾਰਿ ਹਨੇ ਨਹਿ ਜਾਤ ਬਿਚਾਰੇ। 
ਖੇਲਿ ਬਸੰਤ _ਬਡੇ _ਖਿਲਵਾਰ ਮਨੋ ਮਦ _ਚਾਖਿ _ਗਿਰੇ _ਮਤਵਾਰੇ। ੭੯। 


ਦੰਹਰਾ 
ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ। 
ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ। ੮0। 
ਬਾਜਨ ਕੀ ਬਾਜੀ _ਪਰੀ _ਬਾਜਨ _ਬਜੇ _ਅਨੇਕ। 
ਬਿਸਿਖ ਬਹੁਤ _ਬਰਸੇ ਤਹਾ ਬਚਾ ਨ ਬਾਜੀ ਏਕ। _੮੧। 


ਚੱਪਾਣ 
ਦੈਤ ਦਏ ਜਮ ਧਾਮ ਪਠਾਈ। ਬਾਰੀ ਸੁਭਟ ਸਿੰਘ ਕੀ ਆਈ। 
ਤਿਹ ਤ੍ਰਿਯ ਕਹਾ ਆਇ ਤੁਮ ਲਰੋ। ਕੈ ਅਬ ਹਾਰਿ ਮਾਨ ਮੁਹਿ ਬਰੋ। ੮੨। 


ਸੁਭਟ ਸਿੰਘ ਜਬ ਯੋ ਸੁਨਿ ਪਾਯੋ। ਅਧਿਕ ਚਿਤ ਮੈ ਕੋਪ ਬਢਾਯੋ। 
ਮੈ ਕਾ ਜੁਧ ਤ੍ਰਿਯਾ ਤੇ ਡਰਿਹੋ। ਯਾ _ਕੋ_ਤ੍ਰਾਸ ਮਾਨਿ ਯਹ ਬਰਿਹੋ। ੮੩। 


ਕਹੂੰ ਮਤਿ _ਗੈਵਰ _ਗਰਜਾਹੀ। ਕਹੂੰ _ਪਾਖਰੇ ਹੈ _ਹਿੰਹਨਾਹੀ। 
ਸਸਤ੍ਰ ਕਵਚ ਸੂਰਾ ਕਹੂੰ _ਕਸੈ। ਜੁਗਿਨ ਰੁਧਿਰ ਖਪਰ ਭਰ ਹਸੈ। ੮੪। 


ਨਾਵੀਯਾ 
ਸੀ ਸੁਭਟੇਸ ਬਡੋ ਦਲੂ ਲੈ ਉਮਡਿਯੋ ਗਹਿ ਕੈ ਕਰਿ ਆਯੁਧ ਬਾਕੇ। 
ਬੀਰ _ਹਠੀ _ਕਵਚੀ _ਖੜਗੀ _ਪਰਸੀਸ ਭਈ ਸਰਦਾਰ _ਨਿਸਾਕੇ। 
ਇੱਕ ਇਹ ਕਾ ਉਨਾ ਪੀਰੀ ਪੀ ਉਡ ਰਲ ਨ ਰਿ 
ਛਾਰ ਚੜਾਇ ਕੈ ਅੰਗ ਮਲੰਗ ਰਹੇ ਮਨੌ ਸੋਇ ਪਿਯੇ ਬਿਜਯਾ ਕੇ। ੮੫। 


ਚਰਿਤ੍ਰ ਪਾਖਿਆਨ ੧੯੫ 


ਜਿਸ ਦੇ ਸ਼ਰੀਰ ਉਤੇ ਰਾਜ ਕੁਮਾਰੀ ਗਦਾ ਦਾ ਵਾਰ ਕਰਦੀ, ਇਕੋ ਸਟ ਨਾਲ (ਉਸ 
ਦਾ) ਸਿਰ ਫੇਹ ਦਿੰਦੀ। _ਕਿਤਨਿਆਂ ਹੀ ਸੂਰਮਿਆਂ ਦੇ ਸ਼ਰੀਰਾਂ ਵਿਚ ਤੀਰ ਮਾਰ ਕੇ ਉਨ੍ਹਾਂ ਨੂੰ 
ਜਮਪੁਰੀ ਭੇਜ ਦਿੱਤਾ।੭੭। 
ਦੰਹਰਾ 

ਉਸ ਦੇ ਯੁੱਧ ਨੂੰ ਵੇਖ ਕੇ ਕਿਹੜਾ ਸੂਰਮਾ ਟਿਕ ਸਕਦਾ ਸੀ। ਜੋ ਵੀ ਸਾਹਮਣੇ ਆ 


ਦੇਵਤਿਆਂ ਦੇ ਅਨੇਕ ਵੈਰੀ (ਦੈਂਤ) ਕ੍ਰੋਧਿਤ ਹੋਕੇ ਤਲਵਾਰਾਂ ਕਢ ਕੇ ਆ ਪਏ। 
ਪੇਟੀਆਂ, ਲੋਹ-ਹਥੀਆਂ ਅਤੇ ਪਰਸੇ ਅਤੇ ਹੋਰ ਬਹਤੁ ਸਾਰੇ ਸ਼ਸਤੁ ਲੈ ਕੇ ਕ੍ਰੋਧ ਕਰ ਕੇ ਆ 
ਪਏ। _ਉਸ ਰਾਜ ਕੁਮਾਰੀ ਨੇ ਹਥਿਆਰ ਲੈ ਕੇ ਦੇਵਤਿਆਂ ਦੇ ਵੈਰੀਆਂ ਨੂੰ ਲਲਕਾਰ ਕੇ ਮਾਰ 
ਦਿੱਤਾ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ _ਸਕਦੀ। (ਉਹ ਇਸ ਤਰ੍ਹਾਂ ਡਿਗ ਪਏ) ਮਾਨੋ 
ਫਾਗ ਖੇਡ _ਕੇ ਅਤੇ ਸ਼ਰਾਬ ਪੀ ਕੇ ਮਤਵਾਲੇ _ਡਿਗੇ ਪਏ _ਹੋਣ।੭੯। 


ਦੰਹਰਾ 

ਘੋੜਿਆਂ, ਹਾਥੀਆਂ, _ਰਥਾਂ ਵਾਲਿਆਂ (ਅਤੇ ਉਨ੍ਹਾਂ ਨਾਲ ਜੁਤੇ ਹੋਏ) ਘੋੜਿਆਂ ਤੇ ਬਹੁਤ 
ਸਾਰੇ ਯੋਧਿਆਂ ਨੂੰ ਮਾਰ ਦਿੱਤਾ। _(ਉਹ ਰਾਜ ਕੁਮਾਰੀ) _ਸੁਅੰਬਰ ਜਿਤ _ਕੇ ਜੰਗ ਦੇ ਮੈਦਾਨ 
ਵਿਚ ਰਹਿ ਗਈ ਅਤੇ ਕੋਈ ਵੀ ਰਾਜਾ (ਬਾਕੀ) ਨ _ਬਚਿਆ।੮0। ਘੋੜਿਆਂ ਦੀ ਬਾਜ਼ੀ ਲਗ 
ਗਈ ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜੇ। ਉਥੇ ਬਹੁਤ ਸਾਰੇ ਬਾਣ ਚਲੇ ਅਤੇ ਇਕ ਵੀ ਘੋੜਾ 
ਨ _ਬਚਿਆ।੮੧। 


(ਜਦੋਂ) ਦੈੱਤਾਂ ਨੂੰ ਯਮ _ਲੋਕ ਭੇਜ ਦਿੱਤਾ, (ਤਦੋਂ) ਸੁਭਟ ਸਿੰਘ ਦੀ ਵਾਰੀ ਆ ਗਈ। 
ਉਸ ਨੂੰ ਰਾਜ ਕੁਮਾਰੀ ਨੇ ਕਿਹਾ ਜਾਂ ਤਾਂ ਮੇਰੇ ਨਾਲ ਲੜੋ_ਜਾਂ ਹਾਰ ਮੰਨ ਕੇ ਮੇਰੇ ਨਾਲ 
ਵਿਆਹ ਕਰੋ।੮੨। 

ਜਦ ਸੁਭਟ ਸਿੰਘ ਨੇ ਇਸ ਤਰ੍ਹਾਂ ਸੁਣਿਆ ਤਾਂ ਮਨ ਵਿਚ ਬਹੁਤ ਕ੍ਰੋਧ ਵਧਾਇਆ। ਕੀ 
ਮੈਂ ਇਸਤਰੀ ਨਾਲ ਯੁੱਧ _ਕਰਨੋਂ ਡਰਦਾ ਹਾਂ ਅਤੇ ਇਸ ਦਾ ਡਰ ਮੰਨ ਕੇ ਇਸ ਨੂੰ ਵਰ 
ਲਵਾਂ।੮੩। 

ਕਈਆਂ (ਸੂਰਮਿਆਂ ਨੇ) ਮਸਤ _ਹਾਥੀਆਂ ਨੂੰ ਗਰਜਾਇਆ ਅਤੇ ਕਈਆਂ ਨੇ (ਘੋੜਿਆਂ 
ਉਤੇ) ਕਾਠੀਆਂ ਪਾ ਕੇ (ਉਨ੍ਹਾਂ ਨੂੰ) ਹਿਣਕਾਇਆ। ਕਿਤੇ ਸੂਰਮੇ ਸ਼ਸਤ੍ਰ ਅਤੇ ਕਵਚ ਕਸ ਰਹੇ 
ਸਨ ਅਤੇ (ਕਿਤੇ) ਜੋਗਣਾਂ ਲਹੂ ਦੇ _ਖੱਪਰ _ਭਰ _ਕੇ ਹਸ ਰਹੀਆਂ _ਸਨ।੮੪। 
੭ਾਵੰਯ੍ਾ 

ਸੁਭਟ ਸਿੰਘ ਹੱਥ ਵਿਚ ਸੁੰਦਰ ਸ਼ਸਤੁ ਲੈ ਕੇ ਅਤੇ ਬਹੁਤ ਵੱਡਾ ਦਲ ਲੈ ਕੇ ਉਮਡ 
ਪਿਆ। ਉਸ ਦੀ ਸੈਨਾ ਵਿਚ ਹਠੀ, _ਕਵਚਧਾਰੀ, _ਖੜਗਧਾਰੀ _ਅਤੇ _ਕੁਹਾੜਿਆਂ ਵਾਲੇ (ਸਭ 
ਦਿ ਹਜ ਹਲ ਦਿ ਰੀ ਰਹ ਜਿਦ ਇਕ ਆ ਕੇ ਅੜ ਜਾਂਦਾ ਸੀ ਅਤੇ 
ਕੋਈ ਰਾਜ ਕੁਮਾਰੀ ਤੋਂ ਜ਼ਖਮ ਖਾ ਕੇ ਜੂਝ ਕੇ ਡਿਗ ਪੈਂਦਾ ਸੀ, ਮਾਨੋ ਸ਼ਰੀਰ ਉਤੇ ਵਿਭੂਤੀ 
ਰੀ ਰਿ 


੧੯੬ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਐਸੋ ਬੀਰ ਖੇਤ ਤਹ _ਪਰਿਯੋ। ਏਕ _ਸੁਭਟ ਜੀਵਤ ਨ ਉਬਰਿਯੋ। 
ਦਸ ਹਜਾਰ ਮਾਤੇ ਗਜ _ਮਾਰੇ। ਬੀਸ ਹਜਾਰ ਬਰ ਬਾਜ _ਬਿਦਾਰੇ। ੮੬। 
ਤੀਸ _ਐਤ ਪੈਦਲ ਕਹ ਮਾਰਿਯੋ। ਤੇਇਸ ਲਛ ਰਥ _ਹਨਿ ਡਾਰਿਯੋ। 
ਦ੍ਰਾਦਸ _ਲਛ _ਰਥੀ _ਅਤਿ _ਮਾਰਿਸ। _ਮਹਾਰਥੀ _ਅਨਗਨਤ _ਸੰਘਾਰਸਿ।੮੭। 
ਦੰਹਰਾ 
ਸੁਭਟ ਸਿੰਘ ਤਨਹਾ ਬਚਾ ਸਾਥੀ ਰਹਾ ਨ ਏਕ। 
ਹੈ ਗੈ ਰਥ ਬਾਜੀ ਘਨੇ ਰਥ ਕਟਿ ਗਏ ਅਨੇਕ। ੮੮। 


ਚੱਪਲਾਂ 


ਦੁੰਦ ਜੁਧ _ਤ੍ਰਿਯ _ਪਤਿਹ _ਮਚਾਯੋ। _ਨਿਰਖਨ _ਦਿਨਿਸ _ਨਿਸਿਸ ਰਨ ਆਯੋ। 
ਬੂਹਮਾ ਚੜੇ ਹੰਸ ਪਰ ਆਏ। ਪੰਚ ਬਦਨ ਹੂੰ ਤਹਾ ਸੁਹਾਏ। ੮੯। 


ਤ੍ਰਿਯ ਕੋਮਲ ਪਿਯ _ਬਾਨ_ਪ੍ਰਹਾਰੈ। ਜਿਯ ਤੇ ਤਾਹਿ ਮਾਰਿ ਨਹਿ ਡਾਰੈ। 
ਲਗੇ ਬਿਸਿਖ ਕੇ ਜਿਨ ਪਤਿ ਮਰੈ। ਮੁਹਿ ਧੈਠਬ ਪਾਵਕ ਮਹਿ ਪਰੈ। ੯0। 


ਚਾਰ ਪਹਰ ਨਿਜ ਪਤਿ ਸੋ ਲਰੀ। ਦੁਹੂੰਅਨ ਬਿਸਿਖ ਬ੍ਰਿਸਟਿ ਬਹੁ _ਕਰੀ। 
ਤਬ ਲੋ ਸੂਰ ਅਸਤ ਹ੍ਹੈ ਗਯੋ। ਪ੍ਰਾਚੀ ਦਿਸਾ ਚੰਦੂ ਪ੍ਰਗਟ੍ਯੋ। ੯੧। 


ਦਾਹਰਾ 
ਹਕਾਹਕੀ ਆਹਵ _ਭਯੋ __ਰਹਿਯੋ _ਸੁਭਟ ਕੋਊ ਨਾਹਿ। 
ਜੁਧ ਕਰਤ ਅਤਿ ਥਕਤ ਭੇ ਰਹਤ ਭਏ ਰਨ ਮਾਹਿ। ੯੨। 
ਚੱਧਾਣ? 
ਲਗੇ ਬ੍ਰਿਨਨ ਕੇ ਘਾਇਲ _ਭਏ। ਅਤਿ ਲਰਿ ਅਧਿਕ ਸੁਮਤ ਹ੍ਹੈ ਗਏ। 
ਆਹਵ ਬਿਖੈ ਗਿਰੇ ਬਿਸੰਭਾਰੀ। ਕਰ ਤੇ ਕਿਨਹੂੰ ਕ੍ਰਿਪਾਨ ਨ _ਡਾਰੀ। ੯੩। 


ਚੱਲ? 
ਆਠ ਜਾਮ ਦੋਊ ਉਠਿ ਕਰਿ ਲਰੇ। ਟੂਕਤ ਤਨੁਤ੍ਰਾਣਨ ਕੇ ਝਰੇ। 
ਅਧਿਕ _ਲਰਾਈ ਦੁਹੂੰ _ਮਚਈ। _ਅਥ੍ਯੋ ਸੂਰ ਰੈਨ ਹ੍ਹੈ _ਗਈ। ੯੬। 


ਚਰਿਤ੍ਰ ਪਾਖਿਆਨ ੧੯੭ 


ਵੀ ਸੂ 
ਸੁੰਦਰ ਘੋੜੇ _ਮਾਰ ਦਿੱਤੇ ਗਏ।੮੬। 
ਤਿੰਨ ਲਖ _(ਤੀਹ“ਦਸ _ਹਜ਼ਾਰ) ਪੈਦਲਾਂ ਨੂੰ ਦਿੱਤਾ ਅਤੇ ਤੇਈ ਲਖ _ਰਥ ਨਸ਼ਟ ਕਰ 
ਦਿੱਤੇ। ਬਾਰ੍ਹਾਂ ਲਖ ਅਤਿ (ਵਿਕਟ) ਰਥਾਂ ਵਾਲੇ ਅਤੇ ਅਣਗਿਣਤ ਮਹਾ _ਰਥੀ ਮਾਰ ਦਿੱਤੇ।੮੭। 
ਦੰਹਰਾ 

ਇਕਲਾ _('ਤਨਹਾ”) ਸੁਭਟ ਸਿੰਘ ਬਚਿਆ, (ਉਸ ਦਾ) ਇਕ ਵੀ ਸਾਥੀ ਨ ਰਿਹਾ। 
ਹਾਥੀ, ਘੋੜੇ, ਰਥ _ਅਤੇ _ਰਥਾਂ ਨਾਲ ਜੁਤੇ ਬਹੁਤ ਘੋੜੇ ਕਟ ਕੇ _ਡਿਗੇ ਪਏ ਸਨ।੮੮। 
ਜੱਪਣਾ 

ਉਸ ਇਸਤਰੀ (ਰਾਜ ਕੁਮਾਰੀ) ਨੇ _ਪਤੀ ਨਾਲ ਦੁਅੰਦ ਯੁੱਧ ਮਚਾਇਆ ਜਿਸ ਨੂੰ 
ਵੇਖਣ ਲਈ ਸੂਰਜ ਅਤੇ _ਚੰਦੂਮਾ ਵੀ _ਯੁੱਧ-ਭੂਮੀ ਵਿਚ ਆਏ। _ਬੂਹਮਾ ਹੰਸ ਉਤੇ ਚੜ੍ਹ ਕੇ 
ਆਇਆ। _ ਪੰਜ ਮੂੰਹਾਂ ਵਾਲਾ ਸ਼ਿਵ ਵੀ ਉਥੇ _ਆਇਆ।੮੯। 

ਇਸਤਰੀ ਨੇ ਪ੍ਰੀਤਮ ਨੂੰ ਕੋਮਲ ਬਾਣ ਮਾਰੇ ਕਿਉਂਕਿ ਉਸ ਨੂੰ 
ਚਾਹੁੰਦੀ ਸੀ। (ਡਰਦੀ ਸੀ ਕਿ) ਕਿਤੇ ਬਾਣ ਲਗਣ _ਨਾਲ ਪਤੀ ਮਰ 
ਅੱਗ ਵਿਚ _ਵੜਨਾ _ਪਵੇ।੯0। 

(ਉਹ) _ਚਾਰ _ਪਹਿਰ _ਤਕ ਆਪਣੇ ਪਤੀ _ਨਾਲ _ਲੜੀ। ਦੋਹਾਂ ਨੇ _ਬਾਣਾਂ ਦੀ ਬਹੁਤ 
ਬਰਖਾ _ਕੀਤੀ। ਤਦ ਤਕ ਸੂਰਜ ਡੁਬ ਗਿਆ ਅਤੇ ਪੂਰਬ ਵਲੋਂ ਚੰਦੂਮਾ ਪੁਗਟ ਹੋ 
'ਗਿਆ।੯੧। 


% ਤੈ 
11 
੍ 

2 


ਦੰਹਰਾ 

ਵੰਗਾਰ ਵੰਗਾਰ ਕੇ ਯੁੱਧ ਹੋਇਆ ਅਤੇ ਕੋਈ _ਵੀ ਸੂਰਮਾ ਜੀਉਂਦਾ ਨ _ਬਚਿਆ। ਯੁੱਧ 
ਕਰ ਕੇ ਬਹੁਤ ਥਕ _ਗਏ ਅਤੇ ਯੁੱਧ-ਭੂਮੀ ਵਿਚ ਹੀ ਲੰਬੇ _ਧੈ _ਗਏ।੯੨। 
ਜੱਪਣਾ 

ਉਹ ਜ਼ਖ਼ਮਾਂ ਦੇ ਲਗਣ ਨਾਲ ਘਾਇਲ ਹੋ ਗਏ 
ਥਕ _ਗਏ। (ਦੋਵੇਂ) ਯੁੱਧ-ਭੂਮੀ ਵਿਚ ਬੇਸੁਧ ਹੋ ਕੇ ਡਿਗ 
ਕ੍ਰਿਪਾਨ ਨ ਛਡੀ।੯੩। 


ਦੰਹਰਾ 


ਦਿਸ਼ਾ _ਵਿਚ ਸੂਰਜ ਪ੍ਰਗਟ ਹੋਇਆ ਅਤੇ ਚੰਦੂਮਾ ਛਿਪ _ਗਿਆ। ਫਿਰ ਪਤੀ ਅਤੇ ਇਸਤਰੀ 
ਮਨ ਵਿਚ ਬਹੁਤ ਕ੍ਰੋਧ ਵਧਾ ਕੇ ਯੁੱਧ _ਕਰਨ ਲਈ _ਉਠੇ।੯੫। 
ਚੱਪਣਾ 

ਦੋਵੇਂ ਉਠ ਕੇ ਔਠ ਪਹਿਰ ਤਕ ਲੜੇ। ਕਵਚਾਂ ਨੇ ਟੋਟੇ ਟੋਟੇ ਹੋ ਕੇ ਝੜ _ਗਏ। ਦੋਹਾਂ 
ਨੇ _ਬਹੁਤ ਲੜਾਈ _ਕੀਤੀ। _ਸੂਰਜ _ਡੁਬ _ਗਿਆ ਅਤੇ ਰਾਤ ਹੋ ਗਈ।੯੬। 


੧੯੮ 


ਸੀ _ਦਸਮ-ਗ੍ੂੰਥ _ਸਾਹਿਬ 


ਚਾਰਿ ਬਾਜ ਬਿਸਿਖਨ ਤ੍ਰਿਯ ਮਾਰੇ। ਰਥ ਕੇ ਕਾਟਿ ਦੋਊ ਚਕ ਡਾਰੇ। 
ਨਾਥ _ਧੁਜਾ ਕਟਿ ਭੂਮਿ ਗਿਰਾਈ। _ਸੂਤਿ _ਦਿਯਾ _ਜਮਲੋਕ _ਪਠਾਈ। _੯੭। 


ਸੁਭਟ ਸਿੰਘ ਕਹ ਪੁਨਿ ਸਰ _ਮਾਰਿਯੋ। ਮੂਰਛਿਤ ਕਰਿ ਪ੍ਰਿਥਵੀ ਪਰ ਡਾਰਿਯੋ। 
ਬਿਨੁ ਸੁਧਿ ਭਏ ਤਾਹਿ ਲਖ ਲੀਨੋ। ਆਪੁ ਬੇਖਿ ਤਿਹ ਤ੍ਰਿਯ ਕੋ ਕੀਨੋ। ੯੮। 


ਰਥ ਤੇ ਉਤਰਿ ਬਾਰਿ ਲੈ ਆਈ। ਕਾਨ ਲਾਗ _ਕਰਿ ਬਾਤ ਸੁਨਾਈ। 
ਸੁਨੋ ਨਾਥ ਮੈ ਤ੍ਰਿਯ ਤਿਹਾਰੀ। ਤੁਮ ਕੋ ਜੋ ਪ੍ਰਾਨਨ ਤੇ ਪ੍ਯਾਰੀ। ੯੯। 
ਦੰਹਰਾ 
ਜਲ _ਸੀਚੇ _ਜਾਗਤਿ _ਭਯੋ ਅਤਿ _ਤਨ ਲਾਗੇ _ਘਾਇ। 
ਭਲੋ ਬੁਰੋ ਖਲ _ਅਖਲ ਕੋ ਕਛੂ _ਨ__ਚੀਨਾ _ਜਾਇ। _੧00। 


ਚੱਪਲਾਂ 


ਤ੍ਰਿਯ ਕੋ ਨਾਮ ਜਬੈ ਸੁਨਿ ਪਾਯੋ। _ਘੂਮਤ _ਘਾਯਲ _ਬਚਨ _ਸੁਨਾਯੋ। 
ਧੰਨ੍ਯ _ਧੰਨ੍ਯ _ਕਰਿ _ਕਰੀ ਬਡਾਈ। ਕਿਹ ਨਿਮਿਤ ਇਹ ਠਾ ਤੂ ਆਈ। _੧0੧। 


ਦੰਹਰਾ” 
ਸੁਨੁ ਰਾਜਾ ਮੈ ਲਾਜ ਤਜਿ ਯਾ ਤੇ ਪਹੁੰਚੀ ਆਇ। 
ਜਿਯ ਤੇ ਨਿਰਖਿ ਲਿਆਇ ਹੋ ਮਰੇ _ਬਰੌਗੀ ਜਾਇ। _੧0੨। 
ਨ੍ਹਿਪ _ਘਾਯਲ _ਘੂਮਤ _ਦ੍ਰਿਗਨ _ਮੂੰਦਿ ਬਚਨ _ਇਮਿ _ਕੀਨ। 
ਮਨ _ਬਾਛਤ _ਬਰੁ _ਮਾਗਿਯੈ ਮੈ ਤ੍ਰਿਯ ਤੁਮ ਬਰ _ਦੀਨ। _੧0੩। 


ਚੱਪਾਣ? 
ਜਬ ਮੈ ਤੁਹਿ ਜੀਵਤ ਲਿਖ ਲਯੋ। ਜਨੁ _ਬਿਧਿ ਨਯੋ ਜਨਮ ਤੁਹਿ ਦਯੋ। 
ਤਾ ਤੇ ਹ੍ਿਦੈ ਸੰਕ ਨਹਿ ਧਰਿਯੈ। ਬਹੁਰਿ ਬ੍ਯਾਹ ਮੋ ਸੋ ਅਬ _ਕਰਿਯੈ। ੧0੪। 


ਜੋ _ਤ੍ਰਿਯ ਕਹਾ ਵਹੈ ਪਤਿ ਮਾਨ੍ਯੋ। ਭੇਦ ਅਭੇਦ ਕਛੁ _ਦੁਖਿਤ ਨ ਜਾਨ੍ਯੋ। 
ਚਕਮਕ _ਝਾਰਿ ਆਗਿ _ਤਹ ਜਾਰੀ। ਚਾਰਿ _ਭਵਾਰੈ ਲਈ _ਪ੍ਯਾਰੀ। _੧0੫। 


ਪੁਨਿ ਬਚਿਤਰ ਦੇ ਐਸ ਉਚਾਰੌ। ਸੁਨੋ ਨਾਥ ਤੁਮ ਬਚਨ _ਹਮਾਰੋ। 
ਤ੍ਰਿਪਰਾਂਤਕ ਅਰਿ ਅਤਿ ਮੁਹਿ ਭਯੋ। ਤੁਮ ਬਿਨੁ ਮੋਹਿ ਅਧਿਕ ਦੁਖ _ਦਯੋ। _੧0੬। 


ਤੁਰਤੁ ਨਾਥ ਹਮ ਸੋ ਉਠਿ ਰਮੋ। ਸਭ ਅਪਰਾਧ _ਹਮਾਰੋ_ਛਮੋ। 
ਤਬ ਰਾਜਾ ਤਿਹ ਸਾਥ _ਬਿਹਾਰਿਯੋ। ਤ੍ਰਿਯ ਕੋ ਤਾਪ ਦੂਰਿ ਕਰਿ ਡਾਰਿਯੋ। _੧0੭। 


ਚਰਿਤ੍ਰ ਪਾਖਿਆਨ ੧੯੯ 


ਇਸਤਰੀ ਨੇ _ਬਾਣਾਂ ਨਾਲ ਚਾਰ ਘੋੜੇ ਮਾਰ ਦਿੱਤੇ ਅਤੇ ਰਥ ਦੇ ਦੋਵੇਂ ਚਕ (ਪਹੀਏ) 
ਕਟ ਦਿੱਤੇ। ਪਤੀ ਦੇ ਝੰਡੇ ਨੂੰ ਕਟ ਕੇ ਧਰਤੀ ਉਤੇ ਸੁਟ ਦਿੱਤਾ ਅਤੇ ਰਥਵਾਨ ਨੂੰ ਯਮ ਲੋਕ 
ਵਿਚ ਭੇਜ ਦਿੱਤਾ।੯੭। 

ਫਿਰ ਸੁਭਟ ਸਿੰਘ ਨੂੰ ਤੀਰ ਮਾਰਿਆ ਅਤੇ (ਉਸ ਨੂੰ) ਬੇਹੋਸ਼ ਕਰ _ਕੇ ਧਰਤੀ ਉਤੇ 
ਸੁਟ ਦਿੱਤਾ। ਜਦੋਂ ਉਸ ਨੂੰ ਬੇਹੋਸ਼ ਹੋਇਆ ਵੇਖਿਆ ਤਾਂ ਉਸ ਨੇ ਆਪ ਇਸਤਰੀ ਦਾ ਰੂਪ 
ਧਾਰਨ ਕੀਤਾ।੯੮। 

ਰਥ ਤੋਂ ਉਤਰ ਕੇ ਪਾਣੀ ਲੈ ਆਈ ਅਤੇ ਕੰਨਾਂ ਦੇ ਨੇੜੇ ਹੋ ਕੇ ਕਿਹਾ! ਹੇ ਨਾਥ! 
ਸੁਣੋਂ, ਮੈਂ ਤੁਹਾਡੀ ਪਤਨੀ ਹਾਂ। ਤੁਹਾਨੂੰ ਜੋ _ਪ੍ਰਾਣਾਂ ਤੋਂ _ਪਿਆਰੀ ਹੈ।੯੯। 
ਦੰਹਰਾ” 

ਨਾਲ (ਉਹ) ਜਾਗ _ਪਿਆ। ਉਸ ਦੇ ਸ਼ਰੀਰ ਉਤੇ ਬਹੁਤ ਜ਼ਖਮ _ਲਗੇ 

ਹੋਏ ਸਨ। ਉਸ ਨੂੰ ਮਾੜੇ ਚੰਗੇ, ਦੁਸ਼ਟ ਅਤੇ ਸਜਨ ਦੀ ਕੋਈ ਪਛਾਣ ਨ __ਰਹੀ।੧00। 
ਚੱਪਾਣ 

ਜਦੋਂ ਇਸਤਰੀ ਦਾ ਨਾਮ ਸੁਣਿਆ ਤਾਂ ਘਾਇਲ ਸੁਭਟ ਸਿੰਘ ਨੇ ਘੁੰਮਦੇ ਹੋਇਆਂ ਬੋਲ 
ਸੁਣਾਇਆ! ਧੰਨ ਧੰਨ ਕਰ ਕੇ ਉਸ ਦੀ ਵਡਿਆਈ ਕੀਤੀ (ਅਤੇ _ਪੁਛਿਆ-) ਕਿਸ ਲਈ 
ਤੂੰ ਇਥੇ ਆਈ ਹੈਂ!੧0੧। 
ਦੰਹਰ” 

ਹੇ ਰਾਜਨ! ਸੁਣੋਂ, ਮੈਂ ਲਾਜ ਛਡ ਕੇ ਇਸ ਥਾਂ ਤੇ ਆ ਪਹੁੰਚੀ ਹਾਂ (ਅਤੇ ਵੇਖ ਰਹੀ ਹਾਂ 
ਕਿ) ਜੇ ਤੁਹਾਨੂੰ ਜੀਉਂਦਾ ਵੇਖਿਆ ਤਾਂ ਲੈ ਆਵਾਂਗੀ ਅਤੇ ਜੇ ਮਰ ਗਏ (ਤਾਂ) ਜਾ ਕੇ ਵਰ 
ਲਵਾਂਗੀ।੧0੨। ਘਾਇਲ ਰਾਜੇ ਨੇ ਘੁੰਮ ਕੇ ਅਤੇ ਅਖਾਂ ਬੰਦ ਕਰ ਕੇ ਇਸ ਤਰ੍ਹਾਂ ਕਿਹਾ ਹੇ 
ਇਸਤਰੀ! ਮਨ _ਇਛਿਤ ਵਰ ਮੰਗ ਲੈ, ਮੈਂ ਤੈਨੂੰ (ਉਹੀ) _ਵਰ _ਦਿਆਂਗਾ।੧0੩। 
ਚੱਪਾਣ 

ਜਦ ਮੈਂ ਤੁਹਾਨੂੰ ਜੀਉਂਦਾ ਵੇਖ ਲਿਆ, (ਤਾਂ ਸਮਝਿਆ ਕਿ) ਵਿਧਾਤਾ ਨੇ ਤੁਹਾਨੂੰ ਨਵਾਂ 
ਜਨਮ ਦਿੱਤਾ ਹੈ। ਇਸ ਲਈ ਮਨ ਵਿਚ ਸ਼ੰਕਾ ਨ ਧਰੋ ਅਤੇ ਮੇਰੇ ਨਾਲ ਫਿਰ ਵਿਆਹ ਕਰ 
ਲਵੇ ।੧0੪। 

ਜੋ ਇਸਤਰੀ ਨੇ ਕਿਹਾ, ਉਹੀ ਪਤੀ ਨੇ ਮੰਨ ਲਿਆ ਅਤੇ ਦੁਖੀ ਹੋਏ ਨੇ ਭੇਦ ਅਤੇ 
ਅਭੇਦ ਕੁਝ ਵੀ ਨ ਸਮਝਿਆ। ਉਥੇ _ਚਕਮਕ _ਪੌਥਰ ਰਗੜ _ਕੇ ਔਂਗ ਜਲਾਈ ਅਤੇ ਪਿਆਰੀ 
ਨਾਲ _ਚਾਰ ਫੇਰੇ ਲ ਲਏ।੧0੫। 

ਫਿਰ ਬਚਿਤ੍ਰ ਦੇਈ ਨੇ ਇਸ ਤਰ੍ਹਾਂ ਕਿਹਾ! ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ। _ਕਾਮ 
ਦੇਵ ('ਤ੍ਰਿਪੁਰਾਂਤਕ ਅਰਿ”) ਨੇ ਮੈਨੂੰ ਬਹੁਤ (ਪ੍ਰਭਾਵਿਤ) ਕੀਤਾ ਹੋਇਆ ਹੈ ਅਤੇ (ਇਸ ਨੇ) 
ਤੁਹਾਡੇ _ਬਿਨਾ ਮੈਨੂੰ ਬਹੁਤ _ਦੁਖ ਦਿੱਤਾ _ਹੈ।੧0੬। 

ਹੇ ਨਾਥ! (ਤੁਸੀਂ) ਤੁਰਤ ਉਠ ਕੇ ਮੇਰੇ ਨਾਲ _ਰਮਣ ਕਰੋ ਅਤੇ ਮੇਰੇ ਸਾਰੇ ਅਪਰਾਧ 
ਖਿਮਾ ਕਰ _ਦਿਓ। ਤਦ ਰਾਜੇ ਨੇ ਉਸ ਨਾਲ ਸੈਯੋਗ ਕੀਤਾ ਅਤੇ ਇਸਤਰੀ (ਰਾਜ ਕੁਮਾਰੀ) 
ਦਾ (ਸਾਰਾ) ਦੁਖ ਦੂਰ _ਕਰ _ਦਿੱਤਾ।੧0੭। 


੨00 


ਦਹਰਾ 
ਲਪਟਿ _ਲਪਟਿ ਰਾਜਾ _ਰਮ੍ਯੋ _ਚਿਮਟਿ _ਚਿਮਟਿ ਗਈ ਤ੍ਰੀਯ। 


ਬਿਕਟ ਸੁ ਦੁਖ ਝਝਟਪਟ ਕਟੇ 


ਅਧਿਕ _ਬਢਾ ਸੁਖ ਜੀਯ। _੧0੮। 


ਚੱਪਲਾਂ 


ਪਤਿ ਰਤਿ ਕਰਿ ਰਥ ਲਯੋ ਚੜਾਈ। 


ਬਰਿਯੋ ਪ੍ਰਾਤ ਦੁੰਦਭੀ _ਬਜਾਈ। 


ਸਭ _ਰਾਜਨ ਕੋ ਦਲ ਬਲ _ਹਰਾ। ਆਪਨ _ਸੁਭਟ ਸਿੰਘ ਪਤਿ _ਕਰਾ। ੧0੯। 


ਦੰਹਰਾ 


ਤੁਮਲ ਜੁਧੁ ਕਰਾ 
ਸੁਭਟ 
ਹੈ ਗੈ 
ਸਮਰ 


ਸਭ ਰਾਜਨ ਕੋ __ਘਾਇ। 


ਜੁਧੁ ਤਿਹ ਤ੍ਰਿਯ 

ਸਿੰਘ ਕੋ ਪਤਿ ਕਰਾ ਜੈ ਦੁੰਦਭੀ ਬਜਾਇ।੧੧0। 
ਰਥ ਬਾਜੀ ਹਨੇ ਛੀਨ ਨ੍ਰਿਪਨ ਬਲ _ਕੀਨ। 

ਸੁਯੰਬਰ _ਜੀਤਿ ਕਰਿ _ਸੁਭਟ ਸਿੰਘ ਪਤਿ _ਲੀਨ। _੧੧੧। 


ਦੱਪਣ? 
ਦਾਨਵਿੰਦੂ _ਪ੍ਰਿਥਵੀਸ ਸੰਘਾਰੇ। ਹੈ _ਗੈ ਰਥ ਪੈਦਲ _ਦਲਿ ਡਾਰੇ। 


ਕਿਸੂ ਬੀਰ ਕੋ ਭੈ ਨ ਧਰਤ ਭੀ। ਸੁਭਟ ਸਿੰਘ ਕਹ ਜੀਤ ਬਰਤ ਭੀ। ੧੧੨। ੧। 


ਲਤ ਸੰ ਯਾਰੈੜ੍ਹਾ ਪਖਹਯਾਨੇ /ਊਰੇਲਾ ਯਾਹੜ੍ਹਾ 


੭ੰਤਾੰ ਭੂਖ ਮੰਾਦੇ ਲਾਵਨ _ਲਾਹੜ੍ਹ ਸਆਖਤਮ 


ਡਾ ਨਭ#' #ਤ/_੫੨/ ੯੯੧/ ਅਫਲੁੰ/ 


ਚੱਪਲਾਂ 


ਰਾਨੀ ਏਕ ਠਵਰ ਇਕ ਰਹੈ। ਬਿਜੈ 


ਕੁਅਰਿ ਤਾ ਕੋ ਜਗ ਕਹੈ। 


ਬਡੇ ਰਾਜ ਕੀ ਦੁਹਿਤਾ ਸੋਹੈ। ਜਾ ਸਮ ਅਵਰ ਨ ਦੂਸਰ ਕੋ ਹੈ। ੧। 


ਤਿਨ ਸੁੰਦਰ ਇਕ ਪੁਰਖ _ਨਿਹਾਰਾ। ਕਾਮ ਬਾਨ ਤਾ ਕੇ ਤਨ ਮਾਰਾ। 


ਨਿਰਖਿ ਸਜਨ ਕੀ ਛਬਿ _ਉਰਝਾਈ। 


ਪਠੈ _ਸਹਚਰੀ ਲਯੋ _ਬੁਲਾਈ। _੨। 


ਕਾਮ ਕੇਲ ਤਿਹ ਸੰਗ _ਕਮਾਯੋ। _ਭਾਤਿ ਭਾਤਿ ਸੋ ਗਰੇ _ਲਗਾਯੋ। 
ਰਾਤ੍ਰਿ ਦੋ ਪਹਰ ਬੀਤੇ ਸੋਏ। ਚਿਤ ਕੇ ਦੁਹੂੰ ਸਕਲ ਦੁਖ ਖੋਏ। ੩। 
ਸੋਵਤ ਉਠੈ ਬਹੁਰਿ ਰਤਿ ਮਾਨੈ। ਰਹੀ ਰੈਨਿ ਜਬ ਘਰੀ ਪਛਾਨੈ। 
ਆਪੁ _ਚੇਰਿਯਹਿ ਜਾਇ _ਜਗਾਵੈ। ਤਿਹ ਸੰਗ ਦੈ _ਉਹਿ ਧਾਮ _ਪਠਾਵੈ।੪। 


ਇਹ ਬਿਧਿ ਸੋ ਤਿਹ ਰੋਜ ਬੁਲਾਵੈ। 
ਲਪਟਿ ਲਪਟਿ ਤਾ ਸੋ ਰਤਿ ਮਾਨੈ। 


ਅੰਤ ਰਾਤ੍ਰਿ ਕੇ ਧਾਮ ਪਠਾਵੈ। 
ਭੇਦ ਔਰ ਕੋਊ ਪੁਰਖ ਨ ਜਾਨੈ। ੫। 


ਚਰਿਤ੍ਰ ਪਾਖਿਆਨ ੨0੧ 


ਅਤੇ ਨੇ 

(ਰਤੀ-ਕ੍ਰੀੜਾ) ਕੀਤੀ। ਉਸ ਦੇ ਵਿਕਟ ਦੁਖ ਝਝਟਪਟ ਕਟੇ ਗਏ ਅਤੇ ਮਨ ਵਿਚ ਸੁਖ ਬਹੁਤ 
ਵਧ ਗਿਆ।੧0੮। 
ਜੱਪਣਾ 

ਪਤੀ ਨੇ _ਰਤੀ-ਕੇਲ ਕਰ ਕੇ (ਰਾਜ ਕੁਮਾਰੀ) ਨੂੰ ਰਥ ਉਤੇ ਚੜ੍ਹਾ ਲਿਆ ਅਤੇ ਸਵੇਰ 
ਵੇਲੇ ਧੌਂਸਾ ਵਜਾ ਕੇ ਵਿਆਹ ਕਰ _ਲਿਆ। (ਰਾਜ ਕੁਮਾਰੀ ਨੇ) ਸਾਰਿਆਂ ਰਾਜਿਆਂ ਨੂੰ ਮਿਧ 
ਦਿੱਤਾ ਅਤੇ _ਸੁਭਟ ਸਿੰਘ ਨੂੰ ਆਪਣਾ _ਪਤੀ ਬਣਾ _ਲਿਆ।੧0੯। 
ਦੰਹਰਾ 

ਉਸ ਇਸਤਰੀ (ਰਾਜ ਕੁਮਾਰੀ) ਨੇ _ਘਮਸਾਨ ਯੁੱਧ ਕਰ ਕੇ ਸਾਰਿਆਂ ਰਾਜਿਆਂ ਨੂੰ ਮਾਰ 
ਦਿੱਤਾ ਅਤੇ ਜੈ ਦਾ ਨਗਾਰਾ ਵਜਾ ਕੇ _ਸੁਭਟ ਸਿੰਘ ਨੂੰ (ਆਪਣਾ) ਪਤੀ ਬਣਾ _ਲਿਆ।੧੧0। 
ਘੋੜੇ, ਹਾਥੀ, ਰਥ (ਅਤੇ ਰਥਾਂ ਨਾਲ ਜੁਤੇ) ਘੋੜੇ ਆਦਿ ਨਸ਼ਟ ਕਰ ਦਿੱਤੇ ਅਤੇ ਰਾਜਿਆਂ ਦਾ 
ਬਲ ਕਮਜ਼ੋਰ ਕਰ ਦਿੱਤਾ। ਯੁੱਧ ਰੂਪ _ਸੁਅੰਬਰ ਜਿਤ ਕੇ _ਸੁਭਟ ਸਿੰਘ ਨੂੰ ਆਪਣਾ ਪਤੀ ਬਣਾ 
'ਲਿਆ।੧੧੧। 


ਚੱਪਲਾਂ 


ਸਿੰਘ ਨੂੰ `ਜਿਤ ਕੇ ਉਸ ਨਾਲ ਵਿਆਹ _ਕੀਤਾ।੧੧੨। 

ਏਥੋਂ ਸੰ ਗੰਰੇਤੁੰਪ/ਮਆਨ ਦੇ ਤਆ ਗੱਰੇਤੂੰ ਦੇ ਮਹ ਭੂ ਸੰਵਾਦ ਦੇ ੫੨ਵੇ' ਗਰੇਤੂ ਦੀ ਸਆਪਤਨ 

ਭਾ ਡ੍ਭ_ਹੰ/ _੪੨/ €੯੯5/ ਜਲਦਾ/ 

ਜੱਪਣਾ 

ਇਕ ਥਾਂ ਇਕ ਰਾਣੀ ਰਹਿੰਦੀ ਸੀ। ਉਸ ਨੂੰ 
ਜਾਣਿਆ ਜਾਂਦਾ ਸੀ। (ਉਹ) ਵੋਡੇ ਰਾਜੇ ਦੀ ਧੀ 
ਸੀ।੧। 

ਉਸ ਨੇ ਇਕ ਸੁੰਦਰ ਪੁਰਸ਼ ਨੂੰ ਵੇਖਿਆ। ਕਾਮ ਦੇਵ ਨੇ ਉਸ ਦੇ ਤਨ ਵਿਚ ਬਾਣ 
ਮਾਰਿਆ। _(ਉਸ) ਸਜਨ _(ਮਿਤਰ) ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਉਲਝ _ਗਈ 
ਅਤੇ ਦਾਸੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ।੨। 

ਉਸ _ਨਾਲ _ਕਾਮ-ਕ੍ਰੀੜਾ ਕੀਤੀ ਅਤੇ ਭਾਂਤ _ਭਾਂਤ _ਨਾਲ _ਗਲੇ _ਲਗਾਇਆ। _ਰਾਤ ਦੇ 
ਦੋ ਪਹਿਰ ਬੀਤਣ ਤੇ ਸੁਤੇ ਅਤੇ ਦੋਹਾਂ ਨੇ ਮਨ ਤੋਂ ਸਾਰੇ ਦੁਖ ਭੁਲਾ ਦਿੱਤੇ।੩। 

ਸੌਂ ਕੇ ਉਠਣ ਤੋਂ ਬਾਦ ਫਿਰ ਸੈਯੋਗ ਕੀਤਾ। ਜਦੋਂ ਰਾਤ ਇਕ ਘੜੀ ਰਹਿ ਗਈ ਸਮਝੀ, ਤਾਂ 
(ਉਸ ਨੇ) ਆਪ ਜਾ ਕੇ ਦਾਸੀ ਨੂੰ ਜਗਾਇਆ ਅਤੇ ਉਸ ਦੇ ਨਾਲ ਉਸ (ਯਾਰ) ਨੂੰ ਘਰ ਭੇਜ 
ਦਿੱਤਾ।੪। 

ਇਸ ਤਰ੍ਹਾਂ ਨਾਲ ਉਸ ਨੂੰ ਰੋਜ਼ ਸੁਲਾਉਂਦੀ ਸੀ ਅਤੇ ਪ੍ਰਭਾਤ ਵਲੋ ਘਰ ਨੂੰ ਭੇਜ ਦਿੰਦੀ 


ਸੀ। ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਂਦੀ ਸੀ। ਇਸ ਭੇਦ ਨੂੰ ਕੋਈ ਹੋਰ ਵਿਅਕਤੀ 
ਨਹੀ ਜਾਣਦਾ _ਸੀ।੫। 


੨0੨ 


ਸੀ _ਦਸਮ-ਗ੍ੂੰਥ _ਸਾਹਿਬ 


ਏਕ ਦਿਵਸ ਤਿਹ _ਲਿਯਾ _ਬੁਲਾਈ। _ਕਾਮ _ਕੇਲ ਕਰਿ ਦਯੋ __ਉਠਾਈ। 
ਚੇਰੀ ਕਹ ਨਿੰਦਾ ਅਤਿ ਭਈ। ਸੋਇ ਰਹੀ ਤਿਹ ਸੰਗ ਨ ਗਈ। ੬। 


ਚੇਰੀ ਬਿਨਾ ਜਾਰ ਹੂੰ ਧਾਯੋ। ਚੌਕੀ ਹੁਤੀ ਤਹਾ ਚਲਿ ਆਯੋ। 
ਤਾ ਕੋ ਕਾਲ ਪਹੂੰਚ੍ਯੋ ਆਈ। _ਤਿਨ ਮੂਰਖ ਕਛੁ ਬਾਤ ਨ _ਪਾਈ। _੭। 


ਦੰਹਰਾ 
ਕੋ ਹੈ ਰੇ ਤੈ ਕਹ ਚਲਾ ਹ੍ਯਾ ਆਯੋ ਕਿਹ ਕਾਜ। 
ਯਹ ਤਿਹ ਬਾਤ ਨ ਸਹਿ ਸਕ੍ਯੋ ਚਲਾ ਤੁਰਤੁ ਦੈ ਭਾਜ। ੮। 


ਤਿਨੈ ਹਟਾਵੈ ਜ੍ਹਾਬ ਦੈ ਚੇਰੀ ਹੁਤੀ ਨ ਸਾਥ। 
ਧਾਇ ਪਰੇ ਤੇ ਚੋਰ ਕਹਿ ਗਹਿ ਲੀਨਾ ਤਿਹ ਹਾਥ। ੯। 
ਚੱਪਾਣ 
ਚਲੀ ਖਬਰ ਰਾਨੀ ਪਹਿ ਆਈ। ਬੈਠੀ ਕਹਾ ਕਾਲ ਕੀ _ਖਾਈ। 
ਤੁਮਰੋ ਮੀਤ ਚੋਰ ਕਰਿ _ਗਹਿਯੋ। _ਸਭਹੂੰ ਭੇਦ ਤੁਹਾਰੋ ਲਹਿਯੋ। _੧0। 
ਰਾਨੀ ਹਾਥ ਹਾਥ ਸੌ_ਮਾਰਿਯੋ। ਕੇਸ ਪੇਸ ਸੋ _ਜੂਟ ਉਪਾਰਿਯੋ। 
ਜਾ ਦਿਨ ਪਿਯ ਪ੍ਯਾਰੇ _ਬਿਛੁਰਾਹੀ। ਤਾ ਸਮ _ਦੁਖ ਜਗ ਦੂਸਰ _ਨਾਹੀ। _੧੧। 


ਦੰਹਰਾ 
ਲੋਕ ਲਾਜ ਕੇ ਤ੍ਰਾਸ ਤੇ ਤਾਹਿ ਨ ਸਕੀ ਬਚਾਇ। 
ਮੀਤ ਪ੍ਰੀਤ ਤਜਿ _ਕੈ _ਹਨਾ ਸਤੁਦੂਵ ਦਯੋ __ਬਹਾਇ। _੧੨। 


ਚੱਪਲਾਂ 


ਕਹਿਯੋ ਕਿ ਯਹ ਨ੍ਰਿਪ ਬਧ _ਕਹ _ਆਯੋ। ਇਹ ਪੂਛਹੁ ਤੁਹਿ ਕਵਨ ਪਠਾਯੋ। 
ਮਾਰਿ ਤੁਰਤੁ ਤਹਿ ਨਦੀ ਬਹਾਯੋ। 


ਭੇਦ ਦੂਸਰੇ ਪੁਰਖ ਨ ਪਾਯੋ। _੧੩। ੧। 


ਮਤ ਨਭ# ਸਤ? _੫ਤ/ 5076/ %ਫਲੁੰ/ 


ਦੰਹਰਾ 
ਮੰਤ੍ਰੀ ਕਥਾ _ਸਤਾਇਸੀ _ਦੁਤਿਯ ਕਹੀ ਨ੍ਰਿਪ _ਸੰਗ। 
ਸੁ ਕਬਿ ਰਾਮ ਔਰੈ ਚਲੀ ਤਬ ਹੀ ਕਥਾ ਪ੍ਰਸੰਗ ।੧। 
ਤ੍ਰਿਤਿਯਾ ਮੰਤ੍ਰੀ ਯੋ ਕਹੀ ਸੁਨਹੁ ਕਥਾ ਮਮ _ਨਾਥ। 
ਇਸਤ੍ਰੀ ਕਹ ਚਰਿਤ੍ਰ ਇਕ ਕਹੋ _ਤੁਹਾਰੇ ਸਾਥ। _੨। 


ਚਰਿਤ੍ਰ ਪਾਖਿਆਨ ੨0੩ 


ਇਕ ਦਿਨ (ਉਸ ਨੇ) ਉਸ (ਮਿਤਰ) ਨੂੰ ਬੁਲਾ ਲਿਆ ਅਤੇ ਕਾਮ-ਕ੍ਰੀੜਾ 


੨ ਕਰ 
ਉਠਾ ਦਿੱਤਾ। ਦਾਸੀ ਨੂੰ ਬਹੁਤ ਨੀਂਦਰ ਆ ਗਈ, (ਇਸ ਲਈ) ਸੁੱਤੀ ਰਹੀ ਅਤੇ ਉਸ 
ਨਾਲ ਨ ਗਈ।੬। 

ਮਿਤਰ ਦਾਸੀ ਬਿਨਾ ਹੀ ਚਲਾ ਗਿਆ ਅਤੇ ਉਥੇ ਆ ਪਹੁੰਚਿਆ ਜਿਥੇ (ਪਹਿਰੇਦਾਰਾਂ 
ਦੀ) ਚੌਕੀ ਸੀ। ਉਸ ਦਾ ਕਾਲ ਆ ਪਹੁੰਚਿਆ ਸੀ, (ਪਰ) ਉਸ ਮੂਰਖ ਨੇ ਇਸ ਭੇਦ ਨੂੰ ਨ 
ਸਮਝਿਆ।੭। 


ਕੇ 
ਦੇ 


ਘ 


ਦੰਹਰਾ 

(ਪਹਿਰੇਦਾਰਾਂ ਨੇ ਉਸ ਨੂੰ ਪੁਛਿਆ-) ਓਏ ! ਤੂੰ ਕੌਣ ਹੈਂ, ਕਿਥੇ ਚਲਿਆ ਹੈਂ, ਇਥੇ 
ਕਿਸ ਕੰਮ ਲਈ ਆਇਆ ਸੈਂ? ਇਹ ਗੱਲ ਉਹ ਸਹਿ ਨ ਸਕਿਆ (ਭਾਵ ਸਮਝ ਨ 
ਸਕਿਆ) ਅਤੇ ਤੁਰਤ ਭਜ _ਪਿਆ।੮। ਉਨ੍ਹਾਂ ਨੂੰ ਜਵਾਬ ਦੇ ਕੇ ਹਟਾਉਂਦੀ, ਪਰ ਦਾਸੀ ਨਾਲ 
ਨਹੀਂ _ਸੀ। ਉਹ (ਪਹਿਰੇਦਾਰ) ਚੋਰ ਕਹਿ ਕੇ (ਉਸ ਦੇ) ਪਿਛੇ ਭਜ ਪਏ ਅਤੇ ਉਸ ਨੂੰ ਹੱਥ 
ਨਾਲ ਪਕੜ _ਲਿਆ।੯। 
ਜੱਪਣਾ 

(ਇਸ ਘਟਨਾ ਦੀ) ਖ਼ਬਰ _ਰਾਣੀ ਤਕ ਪਹੁੰਚੀ। (ਦਾਸੀ ਨੇ _ਕਿਹਾ-) ਹੇ ਕਾਲ ਦੀਏ 
ਮਾਰੀਏ! (ਤੂੰ ਇਥੇ) ਕਿਉਂ ਬੈਠੀ ਹੈਂ। ਤੇਰੇ ਮਿਤਰ ਨੂੰ (ਪਹਿਰੇਦਾਰਾਂ ਨੇ) ਚੋਰ ਸਮਝ ਕੇ ਪਕੜ 
ਲਿਆ ਹੈ ਅਤੇ ਸਭ ਨੇ ਤੇਰਾ ਭੇਦ ਪਾ ਲਿਆ ਹੈ।੧0। 

ਰਾਣੀ ਨੇ ਹੱਥ _ਉਤੇ ਹੱਥ _ਮਾਰਿਆ ਅਤੇ ਮੱਥੇ ਦੇ ਵਾਲਾਂ ਦਾ ਜੂੜਾ _ਪੁਟ _ਸੁਟਿਆ। 
ਜਿਸ ਦਿਨ ਪਿਆਰਾ ਪ੍ਰੀਤਮ ਵਿਛੜਦਾ ਹੈ, ਉਸ ਵਰਗਾ ਸੰਸਾਰ ਵਿਚ ਹੋਰ ਕੋਈ ਦੁਖ ਨਹੀਂ 
ਹੁੰਦਾ।੧੧। 
ਦੰਹਰਾ 


ਲੋਕ-ਲਾਜ ਦੇ ਡਰ ਤੋਂ ਉਸ ਨੂੰ ਬਚਾ ਨ ਸਕੀ। ਮਿਤਰ ਦੇ ਪ੍ਰੇਮ ਨੂੰ ਤਿਆਗ ਕੇ ਉਸ 
ਨੂੰ ਮਾਰ ਦਿੱਤਾ ਅਤੇ ਸਤਲੁਜ _ਨਦੀ ਵਿਚ ਰੋੜ੍ਹ _ਦਿੱਤਾ।੧੨। 
ਦੱਖਣ? 

(ਰਾਣੀ ਨੇ ਇਹ ਗੱਲ ਧੁੰਮਾ ਦਿੱਤੀ) ਕਿ ਇਹ ਰਾਜੇ ਨੂੰ ਕਤਲ ਕਰਨ ਆਇਆ ਸੀ। 
ਇਸ ਨੂੰ ਪੁਛੋ ਕਿ ਇਸ ਨੂੰ ਕਿਸ ਨੇ ਭੇਜਿਆ ਸੀ? ਉਸ ਨੂੰ ਤੁਰਤ ਮਾਰ ਕੇ ਨਦੀ ਵਿਚ ਵਹਾ 
ਦਿੱਤਾ। ਇਸ ਦਾ ਭੇਦ ਕੋਈ ਹੋਰ ਵਿਅਕਤੀ ਪ੍ਰਾਪਤ ਨਹੀਂ _ਕਰ _ਸਕਿਆ।੧੩। 

ਏਥੋਂ ਨੂੰ ਗਰੈਤ੍ਹੰਪ/ੱ#ਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ ੫=ਵੇਂ' ਰੇਤ ਦੀ ਸਆਪਤਨ 

ਭਾ ਲਭ _ਹੈ/ _੫ਤ/ 50/5/ ਜਲਦਾ/ 


ਦੰਹਰਾ 
ਮੰਤ੍ਰੀ ਨੇ ਰਾਜੇ ਨੂੰ ਸਤਾਈ ਦੂਣੀ (੫੪ਵੀਂ) ਕਥਾ _ਸੁਣਾਈ। ਕਵੀ ਰਾਮ (ਕਹਿੰਦੇ ਹਨ) 


ਉਸ ਵੇਲੇ ਹੋਰ ਕਥਾ ਦਾ ਪ੍ਰਸੰਗ ਚਲ _ਪਿਆ।੧। ਤੀਜੇ ਮੌਤ੍ਰੀ ਨੇ ਇਸ ਤਰ੍ਹਾਂ ਕਿਹਾ|| ਹੇ ਮੇਰੇ 
ਸੁਆਮੀ! ਸੁਣੋਂ, ਮੈਂ ਤੁਹਾਨੂੰ ਇਕ _ਇਸਤਰੀ ਦਾ _ਚਰਿਤੁ ਸੁਣਾਉਂਦਾ ਹਾਂ।੨। 


੨0੪ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਚਾਂਭਾ ਜਾਟ ਹਮਾਰੇ ਰਹੈ। ਜਾਤਿ ਜਾਟ ਤਾ ਕੀ ਜਗ ਕਹੈ। 
ਕਾਂਧਲ ਤਾ ਕੀ ਤ੍ਰਿਯ ਸੌ ਰਹਈ। ਬਾਲ ਮਤੀ ਕਹ ਸੁ ਕਛੂ ਨ ਕਹਈ। ੩। 


ਦੰਹਰਾ 
ਏਕ ਚਛੁ ਤਾ ਕੇ ਰਹੈ ਮੁਖ ਕੁਰੂਪ ਕੇ ਸਾਥ। 
ਬਾਲ ਮਤੀ ਕੋ _ਭਾਖਈ ਬਿਹਸਿ ਆਪੁ ਕੋ ਨਾਥੁ। ੪। 
ਚੱਪਾਣ? 
ਰੈਨਿ ਭਈ ਕਾਂਧਲ ਤਹ _ਆਵਤ। _ਲੈ ਜਾਂਘੇ ਦੋਊ ਭੋਗ _ਕਮਾਵਤ। 
ਕਛੁਕ ਜਾਗਿ ਜਬ _ਪਾਵ ਡੁਲਾਵੈ। ਦ੍ਰਿਗਿ ਪਰ _ਹਾਥ ਰਾਖਿ ਤ੍ਰਿਯ _ਜਾਵੈ। ੫। 


ਹਾਥ ਧਰੇ ਰਜਨੀ ਜੜ ਜਾਨੈ। ਸੋਇ ਰਹੈ ਨਹਿ ਕਛੂ ਬਖਾਨੈ। 
ਇਕ ਦਿਨ ਨਿਰਖਿ ਜਾਰ ਕੋ _ਧਾਯੋ। ਏਕ _ਚਛੂ _ਅਤਿ ਕੋਪ ਜਗਾਯੋ। ੬। 


ਦੰਹਾਰਾ 
ਕਾਢਿ ਕ੍ਰਿਪਾਨ ਪਹੂੰਚਿਯੋ ਤਬੈ ਤੁਰਤ ਹੀ _ਜਾਰ। 
ਭਰਿ ਮੂੰਠੀ ਕਰ ਰੇਤ ਕੀ ਗਯੋ ਆਖਿ ਮੈ ਡਾਰਿ। ੭। 
ਅੰਧ _ਭਯੋ ਬੈਠੋ ਰਹਿਯੋ ਗਯੋ ਜਾਰ ਤਬ _ਭਾਜ। 
ਏਕ ਚਛੂ ਕੀ ਬਾਤ ਸੁਨਿ ਰੀਝਿ ਰਹੇ ਮਹਾਰਾਜ। ੮। ੧। 
ਇਤ ਹਨ ਲਾਰੇਤੂ ਪਲੁਯਾਨੋ /ਫੈਆਾ ਗਾਰੇਤ੍ੇ ਮੰਡ ਭੂਪ ਸਲਾਦ ਲੱਘਨੇਂ ਯਰੈਤੂ ਗਆਪਤਮਆ 
ਮਤੁ ਨਭ# ਮਤੁ? _੫8/ 975%2/ %ਫਲੂੰ/ 
ਦੱਖਣ? 
ਉਤਰ ਦੇਸ ਰਾਵ ਇਕ _ਭਾਰੋ। ਸੂਰਜ ਬੰਸ ਮਾਝ _ਉਜਿਯਾਰੋ। 
ਰੂਪ ਮਤੀ ਤਾ ਕੀ ਬਰ ਨਾਰੀ। ਜਨੁਕ _ਚੀਰਿ ਚੰਦੂਮਾ ਨਿਕਾਰੀ। ੧। 


ਵਹ ਤ੍ਰਿਯ ਏਕ ਨੀਚ ਸੋ _ਰਹੈ। ਅਧਿਕ ਨਿੰਦ ਤਾ ਕੀ ਜਗ _ਕਹੈ। 
ਇਹ _ਬਿਰਤਾਤ ਨ੍ਰਿਪਤਿ ਜਬ ਸੁਨ੍ਯੋ। ਅਧਿਕ ਕੋਪ ਕਰਿ ਮਸਤਕ ਧੁਨ੍ਯੋ। _੨। 


ਤ੍ਰਿਯ ਕੀ ਲਾਗ ਨ੍ਰਿਪਤ ਹੂੰ _ਕਰੀ। ਬਾਤੈ ਕਰਤ ਦ੍ਰਿਸਟਿ ਮਹਿ ਪਰੀ। 


ਤਾ ਦਿਨ ਤੇ ਤਾ ਸੌ ਹਿਤ ਤ੍ਯਾਗਿਯੋ। ਅਵਰ ਤ੍ਰਿਯਨ ਕੇ ਰਸ ਅਨੁਰਾਗਿਯੋ। ੩। 


ਅਵਰ _ਤ੍ਰਿਯਨ ਸੌ ਪ੍ਰੀਤਿ ਲਗਾਈ। ਤਾ ਤ੍ਰਿਯਿ ਸੋ _ਦਿਯ ਨੇਹ _ਭੁਲਾਈ। 
ਤਾ ਕੇ ਧਾਮ ਨਿਤ੍ਯ ਚਲਿ ਆਵੈ। ਪ੍ਰੀਤਿ ਠਾਨਿ ਨਹਿ ਕੇਲ ਕਮਾਵੈ। ੪। 


ਚਰਿਤ੍ਰ ਪਾਖਿਆਨ ੨0੫ 


ਦੱਖਣ? 

(ਇਕ) ਚਾਂਭਾ ਜੌਟ ਸਾਡੇ ਰਹਿੰਦਾ ਸੀ। ਉਸ 
ਕਾਂਧਲ (ਨਾਂ ਦਾ ਵਿਅਕਤੀ) ਉਸ ਦੀ ਇਸਤਰੀ 
(ਇਸਤਰੀ ਨੂੰ ਉਹ ਜੱਟ) ਕੁਝ ਨਹੀਂ ਕਹਿੰਦਾ _ਸੀ।੩। 
ਦੰਹਰਾ 

ਉਸ (ਜੱਟ) ਦੇ ਕੁਰੂਪ ਮੁਖ ਉਤੇ ਇਕ ਅੱਖ ਹੀ_ਸੀ। ਬਾਲ ਮਤੀ ਨੂੰ ਹਸ ਕੇ (ਉਹ) 
ਆਪਣੇ ਆਪ ਨੂੰ (ਉਸ ਦਾ) ਸੁਆਮੀ ਕਹਿੰਦਾ _ਸੀ।੪। 


ਚੱਪਲਾਂ 


ਸਾਰੇ ਜਟ ਜਾਤਿ ਦਾ ਕਹਿੰਦੇ ਸਨ। 
ਰਹਿੰਦਾ ਸੀ, (ਪਰ) _ਬਾਲ ਮਤੀ 


ਿ॥ ੧੨੧੨ 


ਰਾਤ ਪੈਣ ਤੇ ਕਾਂਧਲ ਉਥੇ ਆ ਜਾਂਦਾ ਅਤੇ (ਬਾਲ ਮਤੀ ਦੀਆਂ) ਦੋਹਾਂ ਜੰਘਾਂ ਨੂੰ 
ਪਕੜ ਕੇ ਭੋਗ _ਕਮਾਉਂਦਾ। ਜਦੋਂ (ਪਤੀ) ਜਾਗ ਕੇ ਕੁਝ ਪੈਰ ਹਿਲਾਂਦਾ ਤਾਂ ਇਸਤਰੀ ਉਸ 
ਦੀ _ਔਖ ਉਤੇ ਹੱਥ _ਧਰ _ਦਿੰਦੀ।੫। 

ਉਸ ਦੇ ਹੱਥ ਰਖਣ ਕਰ ਕੇ ਉਹ ਮੂਰਖ ਰਾਤ (“ਰਜਨੀ”) ਹੀ ਸਮਝਦਾ ਅਤੇ ਬਿਨਾ 
ਕੁਝ ਕਹੇ ਸੁੱਤਾ ਰਹਿੰਦਾ। ਇਕ ਦਿਨ (ਉਸ ਨੇ ਇਸਤਰੀ ਦੇ) ਯਾਰ ਨੂੰ ਜਾਂਦਿਆਂ ਵੇਖਿਆ 
ਤਾਂ (ਉਸ) ਇਕ ਅੱਖ ਵਾਲੇ _(ਕਾਣੇ) ਨੂੰ ਬਹੁਤ ਗੁੱਸਾ ਆਇਆ।੬। 
ਦੰਹਰਾ” 

(ਉਹ) ਉਸੇ ਵੇਲੇ ਕ੍ਰਿਪਾਨ ਕਢ ਕੇ ਪਹੁੰਚ ਗਿਆ, ਤਦ ਤੁਰਤ ਹੀ ਯਾਰ ਰੇਤ 
ਮੁਠ ਭਰ ਕੇ ਉਸ ਦੀ ਅੱਖ ਵਿਚ ਪਾ ਕੇ ਚਲਾ ਗਿਆ।੭। ਉਹ ਅੰਨਾ ਹੋ ਕੇ ਬੈਠ ਰਿਹਾ 
ਅਤੇ ਤਦ ਯਾਰ ਭਜ _ਗਿਆ। ਇਕ _ਔਖ ਵਾਲੇ _(ਕਾਣੇ) ਦੀ ਗੌਲ ਸੁਣ ਕੇ ਰਾਜਾ ਬਹੁਤ 
ਪ੍ਰਸੰਨ ਹੋਇਆ।੮। 

/ਏਥੋਂ ਨਾ ਗਾਨਤੁੰਪ/ਮ#ਆਨ ਦੇ ਤਆ ਯਾੰਰਤ੍ਹ ਦੇ ਮਰੀਸਭੂਘ ਸੰਵਾਦ ਦੇ ੫੪ਵੋ' ਗਾਨਤ ਦੀ ਸਮਾਪਤੀ 

ਭਾ ਲਭ _ਹੈ/ _੫8/ %792/ ਚਲਦਾ? 


ਚੱਪਣਾ 

ਉੱਤਰ ਦੇਸ ਵਿਚ ਇਕ ਵੱਡਾ ਰਾਜਾ ਰਹਿੰਦਾ ਸੀ_ਜੋ ਸੂਰਜ ਬੰਸ ਵਿਚ ਬਹੁਤ ਉਘੜਿਆ 
ਹੋਇਆ ਸੀ। ਰੂਪ ਮਤੀ ਉਸ ਦੀ ਸੁੰਦਰ ਨਾਰੀ ਸੀ ਮਾਨੋ ਚੰਦੂਮਾ ਨੂੰ ਚੀਰ ਕੇ ਕਢੀ ਹੋਵੇ।੧। 

ਉਹ ਇਸਤਰੀ ਇਕ ਨੀਚ _ਨਾਲ ਲਗੀ ਹੋਈ ਸੀ। (ਇਸ ਕਰ ਕੇ) ਜਗਤ ਉਸ ਦੀ 
ਬਹੁਤ ਨਿੰਦਿਆ ਕਰਦਾ _ਸੀ। _ਇਹ ਬ੍ਰਿਤਾਂਤ ਜਦੋਂ ਰਾਜੇ ਨੇ ਸੁਣਿਆ, (ਤਾਂ ਉਸ ਨੇ) ਬਹੁਤ 
ਕਰੋਧ ਕਰ ਕੇ ਸਿਰ ਹਿਲਾਇਆ।੨। 

ਰਾਜੇ ਨੇ ਇਸਤਰੀ ਦੀ ਟੋਹ (“ਲਾਗ”) ਲਈ ਅਤੇ (ਉਹ) ਗੱਲਾਂ ਕਰਦੀ ਦਿਖਾਈ 
ਦਿੱਤੀ। ਉਸ ਦਿਨ ਤੋਂ (ਰਾਜੇ ਨੇ) ਉਸ ਨਾਲ ਪ੍ਰੇਮ ਕਰਨਾ ਛਡ ਦਿੱਤਾ ਅਤੇ ਹੋਰਨਾਂ ਇਸਤਰੀਆਂ 
ਨਾਲ ਪ੍ਰੇਮ ਕਰਨ ਲਗ _ਗਿਆ।੩। 

(ਉਸ ਰਾਜੇ ਨੇ) ਹੋਰਨਾਂ ਇਸਤਰੀਆਂ _ਨਾਲ ਪ੍ਰੀਤ ਲਗਾ ਲਈ _ਅਤੇ ਇਸ ਇਸਤਰੀ 
ਨਾਲ ਪ੍ਰੇਮ ਕਰਨਾ ਭੁਲਾ ਦਿੱਤਾ। ਉਸ ਦੇ ਘਰ ਨਿੱਤ ਚਲ ਕੇ ਆਉਂਦਾ, ਪਰੰਤੂ _ਉਸ _ਨਾਲ 
ਪ੍ਰੇਮ ਪੂਰਵਕ _ਰਤੀ-ਕ੍ਰੀੜਾ ਨ _ਕਰਦਾ।੪। 


੨0੬ ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 
ਚਾਰਿ ਪਹਰ ਰਜਨੀ ਤ੍ਰਿਯਹਿ ਰਮਤ ਹੁਤੋ ਸੁਖ ਪਾਇ। 
ਰੋਸ ਭਯੋ ਜਬ ਤੇ ਹਿਿਦੈ ਘਰੀ ਨ ਭੋਗਾ ਜਾਇ। ੫। 


ਚੱਪਣਾ/ 
ਜਬ ਰਾਜਾ ਪੂਜਾ ਕਹ ਜਾਵੈ। ਤਬ ਵਹੁ ਸਮੋ ਜਾਰ ਤ੍ਰਿਯ _ਪਾਵੈ। 
ਮਿਲਿ ਬਾਤੈ ਦੋਊ ਯੌ ਕਰਹੀ। ਨ੍ਰਿਪ ਕੀ ਕਾਨਿ ਕਛੂ ਨਹਿ ਧਰਹੀ। ੬। 


ਸਾਮੁਹਿ ਤਾਹਿ ਹੁਤੋ _ਦਰਵਾਜੋ। _ਲਾਗਿ ਰਹਾ __ਭੀਤਨ ਸੌ ਰਾਜੋ। 
ਜਬ _ਇਹ ਭਾਤਿ ਜਾਰ ਸੁਨਿ ਪਾਯੋ। _ਭਾਜਿ _ਗਯੋ ਨ _ਸਕ੍ਯੋ _ਠਹਰਾਯੋ। _੭। 


ਦੰਹਾਰਾ 
ਨਿਰਖਿ ਕੋਪ ਦ੍ਰਿਗ ਰਾਇ ਕੇ ਨੀਚ _ਤੁਰਤੁ ਗਯੋ _ਭਾਜ। 
ਭਾਤਿ ਅਨੇਕ _ਮਨਾਇਯੋ ਤਊ ਨ ਫਿਰਾ ਨਿਲਾਜ। _੮। 


ਚੱਪਣਾ 
ਤਿਹ ਹਿਤ ਨਾਰਿ ਜਤਨ ਬਹੁ _ਕੀਨੇ। ਬਹੁਤੁ ਰੁਪਏ ਖਰਚਿ ਕਹ _ਦੀਨੇ। 
ਕੋਟਿ ਕਰੇ ਏਕੋ ਨਹਿ ਭਯੋ। ਤਿਹ ਪਤਿ ਡਾਰਿ ਹ੍ਿਦੈ ਤੇ ਦਯੋ। ੯। 


ਜਬ _ਵਹੁ ਬਾਤ ਨ੍ਰਿਪਤਿ ਚਿਤ ਆਵੈ। ਸੈਕਿ ਰਹੈ ਨਹਿ ਭੋਗ ਕਮਾਵੈ। 
ਯਹ ਸਭ ਭੇਦ ਇਕ ਨਾਰੀ _ਜਾਨੈ। _ਲਜਤ ਨਾਥ ਸੌ_ਕਛੁ ਨ ਬਖਾਨੈ। _੧0। 


ਦੰਹਰਾ 
ਤਬ ਰਾਜੇ ਐਸੇ ਕਹਾ ਯਾ ਤ੍ਰਿਯ ਕਛੂ ਨ ਦੇਉ। 


੨ 


ਨਾਮ ਜਾਰ ਕੋ ਲੈ ਤੁਰਤ ਯਾ ਕੋ ਧਨੁ ਹਰਿ ਲੇਉ। ੧੧। 
ਦੱਪਲ? 
ਕਾਹੂ ਕਹ _ਮੁਹਰੈ ਚਟਵਾਈ। ਕਾਹੂ ਕਹਾ ਮਿਤ ਕੀ ਨ੍ਯਾਈ। 
ਕਾਹੂ ਸੰਗ ਨੇਹ _ਉਪਜਾਯੋ। _ਕਿਸੂ ਤ੍ਰਿਯਾ _ਸੰਗ ਭੋਗ _ਕਮਾਯੋ। _੧੨। 
ਦੰਹਰਾ 
ਕਾਹੂ ਕਹ ਸੁਭ ਪਟ ਦਏ ਕਾਹੂ ਕਹ ਧਨੁ _ਦੀਨ। 
ਐਸੀ ਬਿਧਿ ਚੇਰੀ ਸਕਲ ਨ੍ਰਿਪ ਅਪਨੀ ਕਰਿ _ਲੀਨ। _੧੩। 
ਦੱਪਣ? 
ਐਸ ਹੀ ਬਾਹਰ ਕੀ ਬਸਿ ਕਰੀ। ਸਭ ਇਸਤ੍ਰੀ ਨ੍ਰਿਪ ਕੇ ਰਸ ਢਰੀ। 
ਜੋ ਰਾਜਾ ਕਹ ਭੇਦ ਨ ਦੇਈ। ਤਿਹ ਤ੍ਰਿਯ ਨ੍ਰਿਪ ਧੈਠਨ ਨਹਿ _ਦੇਈ। ੧੪। 


ਚਰਿਤ੍ਰ ਪਾਖਿਆਨ ੨0੭ 


ਦੰਹਰਾ 

(ਉਹ ਰਾਜਾ ਪਹਿਲਾਂ ਉਸ ਨਾਲ) ਚਾਰ _ਪਹਿਰ _ਰਾਤ _ਰਮਣ ਕਰਦਾ ਅਤੇ ਸੁਖ 
ਪਾਉਂਦਾ। ਪਰ ਜਦ ਤੋਂ ਮਨ ਵਿਚ ਰੋਸ ਪੈਦਾ ਹੋਇਆ, (ਉਸ ਨਾਲ) ਇਕ ਘੜੀ ਲਈ ਵੀ 
ਭੋਗ ਨਹੀਂ _ਕੀਤਾ।੫। 
ਜੱਪਣਾ 

ਜਦੋਂ ਰਾਜਾ ਪੂਜਾ _ਕਰਨ ਜਾਂਦਾ, ਤਦ ਉਸ ਵੇਲੇ ਯਾਰ ਇਸਤਰੀ ਨਾਲ _ਮਿਲਾਪ 
ਕਰਦਾ। (ਉਹ) ਦੋਵੇਂ ਆਪਸ ਵਿਚ ਮਿਲ ਕੇ ਇਸ ਤਰ੍ਹਾਂ ਗੱਲਾਂ ਕਰਦੇ ਅਤੇ ਰਾਜੇ ਦੀ ਕੋਈ 
ਪਰਵਾਹ ਹੀ ਨ _ਕਰਦੇ।੬। 

ਉਸ ਦੇ ਸਾਹਮਣੇ (ਰਾਜੇ ਦੇ ਘਰ ਦਾ) ਦਰਵਾਜ਼ਾ _ਸੀ। _(ਇਕ _ਦਿਨ) ਰਾਜਾ ਕੰਧਾਂ 
ਨਾਲ ਲਗ ਕੇ (ਸਭ ਕੁਝ ਸੁਣਦਾ ਰਿਹਾ)। ਜਦ ਯਾਰ ਨੂੰ ਇਸ ਦਾ ਪਤਾ ਲਗਾ (ਤਾਂ ਉਹ) 
ਠਹਿਰ ਨ ਸਕਿਆ, ਭਜ ਗਿਆ।੭। 
ਦੰਹਰਾ 

ਰਾਜੇ ਦੇ ਗੁੱਸੇ ਨੂੰ ਵੇਖ ਕੇ (ਉਹ) ਨੀਚ ਤੁਰਤ ਭਜ ਗਿਆ। (ਇਸਤਰੀ ਨੇ ਉਸ ਨੂੰ 
ਰੁਕਣ ਲਈ) ਅਨੇਕ _ਤਰ੍ਹਾਂ ਨਾਲ ਮਨਾਇਆ, _ਪਰ _ਉਹ _ਨਿਰਲਜ ਫਿਰ ਵੀ ਨ ਰੁਕਿਆ।੮। 
ਚੱਪਣਾ 

(ਰਾਜੇ ਦੇ ਪ੍ਰੇਮ ਨੂੰ ਦੋਬਾਰਾ ਪ੍ਰਾਪਤ ਕਰਨ _ਲਈ) ਉਸ ਇਸਤਰੀ ਨੇ ਬਹੁਤ ਯਤਨ 
ਕੀਤੇ ਅਤੇ ਰੁਪਏ ਵੀ _ਖੁਰਚਣ ਲਈ ਬਹੁਤ _ਦਿੱਤੇ। ਬਹੁਤ (ਯਤਨ) ਕੀਤੇ ਪਰ ਇਕ ਵੀ 
(ਸਫਲ) ਨ ਹੋਇਆ। ਉਸ ਨੂੰ ਪਤੀ ਨੇ ਹਿਰਦੇ ਤੋਂ ਲਾਹ _ਸੁਟਿਆ।੯। 

ਜਦੋਂ (ਉਸ ਦੇ ਵਿਭਚਾਰ ਦੀ) ਗੌਲ ਰਾਜੇ ਦੇ ਮਨ ਵਿਚ ਆਉਂਦੀ, ਤਾਂ (ਮਨ ਵਿਚ) 
ਸ਼ੰਕਾ ਹੋਣ ਕਾਰਨ ਭੋਗ ਨ _ਕਰਦਾ। ਇਸ ਸਾਰੇ ਭੇਦ ਨੂੰ ਕੇਵਲ ਇਕ ਨਾਰੀ ਹੀ ਜਾਣਦੀ ਸੀ, 
ਪਰ ਉਹ ਸ਼ਰਮ _ਨਾਲ ਪਤੀ ਨੂੰ ਕੁਝ ਵੀ ਕਹਿੰਦੀ ਨਹੀਂ _ਸੀ।੧0। 


ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਇਸ ਨੂੰ ਕੁਝ ਨਹੀਂ ਦਿਆਂਗਾ ਅਤੇ ਯਾਰ ਦਾ 


ਦੱਖਣ? 

ਕਿਸੇ (ਦਾਸੀ) ਨੂੰ ਮੋਹਰਾਂ ਦਾ ਲਾਲਚ ਦਿੱਤਾ, ਕਿਸੇ ਨੂੰ ਮਿਤਰਤਾ ਦਾ ਵਾਸਤਾ ਪਾਇਆ। 
ਕਿਸੇ ਨਾਲ ਪ੍ਰੇਮ _ਕਰਨਾ ਸ਼ੁਰੂ _ਕੀਤਾ ਅਤੇ _ਕਿਸੇ ਇਸਤਰੀ ਨਾਲ _ਭੋਗ _ਕੀਤਾ।੧੨। 
ਦੰਹਰਾ 

ਕਿਸੇ ਨੂੰ ਸੁੰਦਰ ਬਸਤੁ ਦਿੱਤੇ ਅਤੇ ਕਿਸੇ ਨੂੰ ਧਨ ਦਿੱਤਾ। ਇਸ ਤਰ੍ਹਾਂ ਸਾਰੀਆਂ ਦਾਸੀਆਂ 
ਨੂੰ ਰਾਜੇ ਨੇ ਆਪਣੇ ਵਸ _ਵਿਚ ਕਰ _ਲਿਆ।੧੩। 
ਦੱਖਣ? 


ਇਸ ਤਰ੍ਹਾਂ (ਰਾਜੇ ਨੇ) _ਬਾਹਰ _ਦੀਆਂ (ਇਸਤਰੀਆਂ) ਨੂੰ ਵਸ ਵਿਚ ਕਰ _ਲਿਆ। 
ਸਾਰੀਆਂ ਇਸਤਰੀਆਂ ਰਾਜੇ ਦੇ ਪ੍ਰੇਮ ਵਿਚ ਢਲ _ਗਈਆਂ। ਜੋ (ਇਸਤਰੀ) ਰਾਜੇ ਨੂੰ ਭੇਦ 
ਨਹੀਂ ਦਿੰਦੀ ਸੀ, ਉਸ ਇਸਤਰੀ ਨੂੰ ਰਾਜਾ ਨੇੜੇ ਨਹੀਂ ਆਣ ਦਿੰਦਾ ਸੀ।੧੪। 


੨0੮ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 
ਸਭ ਚੇਰੀ ਨ੍ਰਿਪ ਬਸਿ ਭਈ ਸਭ ਸੋ _ਰਾਖਤ ਨੇਹ। 
ਜੁ ਕਛੁ ਬਾਤ ਤਵ ਤ੍ਰਿਯ ਕਰੈ ਆਨਿ ਇਸੈ ਕਹ ਦੇਹ। ੧੫। 
ਸਭ _ਇਸਤ੍ਰਿਨ ਸੌ ਸੋ ਤ੍ਰਿਯਾ ਜੋ ਕਛੁ ਕਹਤ _ਬਖਾਨਿ। 
ਮੁਖ ਵਾ ਪੈ ਹਾ ਹਾ ਕਰੈ ਕਹੈ ਨ੍ਰਿਪਤਿ ਸੋ ਆਨਿ। ੧੬। 


ਚੱਪਲਾਂ 


ਏਕ ਦਿਵਸ ਨ੍ਰਿਪ ਮੌਤ ਬਿਚਾਰਿਯੋ। ਚਿਤ ਮੈ ਇਹੈ ਚਰਿਤਰ ਸੁ _ਧਾਰਿਯੋ। 
ਜੜ ਤ੍ਰਿਯ ਕੋ ਸਭ _ਧਨ ਹਰਿ ਲੇਊ। ਲੈ ਅਪਨੇ ਖਰਚਨ ਕਹ _ਦੇਊ। ੧੭। 


ਰਾਨੀ _ਕੀ ਚੇਰੀ _ਕਹਲਾਵੈ। _ਆਨਿ _ਭੇਦ ਸਭ _ਨ੍ਰਿਪਹਿ ਜਤਾਵੈ। 
ਤ੍ਰਿਯ ਤਿਨ ਕਹ ਅਪਨੀ ਕਰਿ _ਮਾਨੈ। ਮੂਰਖ ਨਾਰਿ ਭੇਦ ਨਹਿ _ਜਾਨੈ। _੧੮। 


ਨਿਜੁ ਸੁਤ ਤੇ ਤਿਹ ਮਾਤ ਕਹਾਵੈ। ਅਧਿਕ ਧਾਮ ਤੇ ਦਰਬ ਲੁਟਾਵੈ। 
ਜੋ ਚਿਤ ਕੀ ਤਿਹ ਬਾਤ ਸੁਨਾਵਤ। ਸੋ ਕਹਿ ਕਰਿ ਨ੍ਰਿਪ ਕਹ _ਸਮਝਾਵਤ। ੧੯। 


ਭਲੋ ਬੁਰੋ ਤੁਹਿ ਮੈ ਬਹੁ ਕਰਿਹੋ। ਤੋ ਪਰ ਰੂਠਿ ਲਹਤ ਤਿਹ ਰਹਿਹੋ। 
ਵਾ ਕੀ ਭਾਖਿ ਅਧਿਕ ਤੁਹਿ ਮਾਰੌ। _ਤ੍ਰਿਯ ਨ ਲਹਤ ਚਿਤ ਤੇ ਤੁਹਿ ਡਾਰੌ। ੨0। 


ਦੰਹਰਾ 
ਨ੍ਹਿਪ ਤਾ ਸੋ ਐਸੋ ਕਹਾ ਰਹੋ _ਤਿਸੀ ਕੀ ਹੋਇ। 
ਭੇਦ ਸਕਲ ਮੁਹਿ ਦੀਜਿਯਹੁ ਜੁ ਕਛੁ ਕਹੈ ਤਿਯ ਸੋਇ। ੨੧। 
ਵਾ ਹੀ ਕੀ ਹੋਈ ਰਹਤ ਨਿਤ ਤਿਹ ਅਧਿਕ ਰਿਝਾਇ। 
ਜੁ ਕਛੁ ਭੇਦ ਅਬਲਾ ਕਹੈ ਦੇਤ ਨ੍ਰਿਪਤਿ ਕਹ ਆਇ। ੨੨। 


ਚੱਪਲਾਂ 


ਜੁ ਕਹੋਂ ਕਹੀਯਹੁ ਤਿਹ ਜਾਈ। ਹੋ ਤੇ ਪਹਿ ਤਵ ਮਿਤੁ _ਪਠਾਈ। ੨੩। 


ਦੰਹਰਾ 
ਨ੍ਹਿਪ ਨਾਰੀ ਵਹੁ _ਦਰਬੁ _ਦੈ ਅਪਨੀ ਕਰੀ _ਬਨਾਇ। 
ਸਭ ਬ੍ਰਿਤਾਂਤ ਲੈ ਤਵਨ ਕੋ ਸਭ _ਕਹਿਯਹੁ ਮੁਹਿ ਆਇ। ੨੪। 
ਦੱਖਣ? 
ਮੋਰ ਨ ਕਛੂ ਭੇਦ ਤਿਹਿ ਦਿਜਿਯਹੁ। ਤਾ ਕੇ ਚੋਰਿ ਚਿਤ ਕਹ ਲਿਜਿਯਹੁ। 
ਵਾ ਹੀ ਕੀ ਹੋਈ ਤੁਮ ਰਹਿਯਹੁ। _ ਲੈ ਤਾ ਕੋ ਅੰਤਰ ਮੁਹਿ ਕਹਿਯਹੁ। ੨੫। 


ਚਰਿਤ੍ਰ ਪਾਖਿਆਨ ੨0੯ 


ਦੰਹਰਾ” 

ਸਾਰੀਆਂ _ਦਾਸੀਆਂ ਰਾਜੇ ਦੇ ਵਸ ਵਿਚ ਹੋ ਗਈਆਂ ਅਤੇ _ਸਭ _ਨਾਲ ਪ੍ਰੇਮ ਕਰਨ 
ਲਗਾ। _ਜੋ ਗੱਲ ਵੀ ਉਹ ਇਸਤਰੀ (ਰਾਣੀ) ਕਰਦੀ, ਇਸ ਨੂੰ ਆ ਕੇ ਦਸ ਦਿੰਦੀਆਂ।੧੫। 
ਉਹ ਇਸਤਰੀ, ਸਾਰੀਆਂ _ਦਾਸੀਆਂ ਨੂੰ ਜੋ ਗੱਲ ਕਹਿੰਦੀ, ਉਸ ਦੇ ਮੂੰਹ ਅਗੇ ਤਾਂ ਹਾਂ ਹਾਂ 


ਜੱਪਣਾ 

ਇਕ ਦਿਨ ਰਾਜੇ ਨੇ ਵਿਚਾਰ ਕੀਤਾ ਅਤੇ ਇਕ _ਚਰਿਤੁ ਕਰਨ ਦਾ ਮਨ ਵਿਚ ਸੰਕਲਪ 
ਕੀਤਾ। ਇਸ ਮੂਰਖ ਇਸਤਰੀ ਦਾ ਸਾਰਾ ਧਨ ਖੋਹ ਲਵਾਂ ਅਤੇ ਲੈ ਕੇ, ਆਪਣੇ ਕੋਲੋਂ ਖਰਚ 
ਲਈ ਦਿਆ _ਕਰਾਂ।੧੭। 

ਇਕ ਰਾਣੀ ਦੀ ਦਾਸੀ ਅਖਵਾਉਂਦੀ ਸੀ, (ਪਰ) ਉਹ ਸਾਰਾ ਭੇਦ ਆ ਕੇ ਰਾਜੇ ਨੂੰ 
ਦਸ ਦਿੰਦੀ ਸੀ। ਇਸਤਰੀ (ਰਾਣੀ) ਉਸ ਨੂੰ ਆਪਣਾ ਸਮਝਦੀ ਸੀ, (ਪਰ ਉਹ) ਮੂਰਖ 
ਇਸਤਰੀ ਭੇਦ ਨੂੰ ਨਹੀਂ ਸਮਝਦੀ _ਸੀ।੧੮। 

(ਰਾਣੀ) ਆਪਣੇ ਪੁੱਤਰ ਤੋਂ ਉਸ (ਦਾਸੀ) ਨੂੰ ਮਾਤਾ ਅਖਵਾਉਂਦੀ ਸੀ ਅਤੇ (ਉਸ 
ਉਤੇ) ਘਰੋਂ ਬਹੁਤ ਧਨ ਲੁਟਾਉਂਦੀ ਸੀ। _ਉਹ _ਚਿਤ ਦੀ ਕੋਈ _ਗੌਲ (ਦਾਸੀ ਨਾਲ) _ਕਰਦੀ 
ਸੀ, ਉਹ ਰਾਜੇ ਨੂੰ ਕਹਿ ਕੇ ਸਮਝਾ ਦਿੰਦੀ ਸੀ।੧੯। 

(ਇਕ _ਵਾਰ ਰਾਜੇ ਨੇ ਦਾਸੀ ਨੂੰ ਸਮਝਾਇਆ ਕਿ) ਮੈਂ ਤੈਨੂੰ ਬਹੁਤ ਮਾੜਾ ਚੰਗਾ 
ਕਹਾਂਗਾ ਅਤੇ ਉਸ ਦੇ ਸਾਹਮਣੇ ਰੁਸਿਆ ਰਹਾਂਗਾ। “ਉਸ ਦੀ” ਕਹਿ ਕੇ (ਮੈਂ) ਤੈਨੂੰ ਬਹੁਤ 
ਮਾਰਾਂਗਾ ਅਤੇ ਤੈਨੂੰ ਚਿਤ ਤੋ ਵਿਸਾਰ ਦਿਆਂਗਾ, ਪਰ _ਇਹ _(ਭੇਦ) ਉਹ ਇਸਤਰੀ ਨਹੀਂ 
ਸਮਝੋ ਗੀ।੨0। 
ਦੰਹਰਾ 


ਦੰਹਰਾ” 

ਰਾਜੇ ਨੇ ਉਸ ਨਾਰੀ ਨੂੰ ਧਨ ਦੇ ਕੇ ਆਪਣਾ ਬਣਾ ਲਿਆ (ਅਤੇ ਕਿਹਾ ਕਿ) ਉਸ ਦਾ 
ਸਾਰਾ ਬ੍ਰਿਤਾਂਤ ਲੈ ਕੇ ਮੈਨੂੰ ਆ ਕੇ ਦਸ ਦੇਈਂ। ੨੪। 
ਚੱਪਾਣ 


੨੧0 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਤਾ ਕੇ ਮਿਤ ਕੋ ਨਾਮ ਲੈ ਪਤਿਯਾ ਲਿਖੀ ਬਨਾਇ। 
ਹਮ _ਬਿਖਰਚ _ਰਹਤੇ ਘਨੇ ਕਛੂ ਧਨੁ _ਦੈਹੁ _ਪਠਾਇ। _੨੬। 
ਦੇਸ ਛਾਡਿ ਪਰਦੇਸ ਮੈ _ਬਸਾ ਬਹੁਤ ਦਿਨ ਆਇ। 
ਪਰੇਮ ਜਾਨਿ _ਕਛੁ _ਕੀਜਿਯਹੁ _ਮੁਸਕਲ ਸਮੈ _ਸਹਾਇ। _੨੭। 
ਤ੍ਰਿਯਾ ਤਿਹਾਰੇ ਹੂ ਰਹੇ ਇਮਿ ਸਮਝੋ ਮਨ ਮਾਹਿ। 
ਹਮ ਸੇ ਤੁਮ ਕਹ ਬਹੁਤ ਹੈ ਤੁਮ ਸੇ ਹਮ ਕਹ ਨਾਹਿ। ੨੮। 
ਚੱਪਣਾ 
ਹਮਰੇ _ਖਰਚਨ _ਕਹ ਕਛੁ _ਦਿਜਿਯਹੁ। _ਵੈ ਦਿਨ _ਯਾਦਿ ਹਮਾਰੇ ਕਿਜਿਯਹੁ। 
ਪੀਤਿ ਪੁਰਾਤਨ ਪ੍ਰਿਯਾ _ਬਿਚਰਿਯਹੁ। ਹਮ ਪਰ ਅਧਿਕ ਕ੍ਰਿਪਾ ਤੁਮ _ਕਰਿਯਹੁ। ੨੯। 
ਤਵਨ ਰਾਤਿ ਕੀ ਬਾਤ ਸੈਵਰਿਯਹੁ। ਮੋ ਪਰ ਨਾਰਿ _ਅਨੁਗੂਹੁ _ਕਰਿਯਹੁ। 
ਯਾ _ਪਤਿਯਾ ਕਹ ਤੁਹੀ ਪਛਾਨੈ। ਅਵਰ ਪੁਰਖ ਕੋਊ _ਦੁਤਿਯ ਨ ਜਾਨੈ। _੩0। 


ਦੰਹਾਰਾ 
ਜਬ ਵੈ ਦਿਨ ਹਮਰੇ ਹੁਤੇ ਏਦਿਨ ਤੁਮਰੇ ਆਇ। 
ਕ੍ਰਿਪਾ ਜਾਨਿ _ਕਿਛੁ _ਦੀਜਿਯਹੁ _ਕਰਿਯਹੁ _ਮੋਹਿ _ਸਹਾਇ। _੩੧। 
ਬਾਚਤ _ਪਤਿਯਾ ਮੂੜ ਤ੍ਰਿਯ ਫੂਲ ਗਈ ਮਨ ਮਾਹਿ। 


ਤੁਰਤੁ _ਕਾਢਿ ਬਹੁ ਧਨੁ _ਦਿਯਾ ਭੇਦ _ਲਖਿਓ ਜੜ _ਨਾਹਿ। ੩੨। 
ਚੱਖਣਾੰ 
ਕਾਢਿ ਦਰਬੁ ਮੂਰਖ ਤ੍ਰਿਯ ਦੀਨੋ। ਤਾ ਕੋ ਸੋਧ ਫੇਰਿ ਨਹਿ ਲੀਨੋ। 
ਲੈ ਅਪਨੋ ਨ੍ਰਿਪ ਕਾਜ _ਚਲਾਯੋ। _ਤ੍ਰਿਯਹਿ ਜਾਨਿ _ਮੁਰ ਮਿਤ ਧਨ ਪਾਯੋ। _੩੩। 
ਹਰਾ 
ਤ੍ਰਿਯ ਜਾਨਾ ਮੁਰ ਮੀਤ ਕਹ _ਦਰਬ ਪਹ;ਚ੍ਯੋ ਜਾਇ। 
ਮੂੜ ਨ ਜਾਨਾ ਨ੍ਰਿਪਤਿ _ਹਰਿ ਲੀਨਾ ਰੋਜ _ਚਲਾਇ। _੩੪। 


ਚੱਪਣਾ 
ਹਿਤ ਮਿਤ ਕੇ ਤ੍ਰਿਯ ਦਰਬੁ _ਲੁਟਾਯੋ। _ਨਿਜੁ _ਨਾਯਕ ਸੌ ਨੇਹੁ _ਗਵਾਯੋ। 
ਹਰਿ ਧਨੁ ਲੈ ਨ੍ਰਿਪ ਰੋਜ ਚਲਾਵੈ। ਵਾ ਕੋ ਮੂੰਡ ਮੂੰਡਿ ਨਿਤ ਖਾਵੈ। ੩੫। 


ਦੰਹਰਾ” 
ਜੋ ਜਨੁ ਜਾ ਸੋ ਰੁਚਿ ਕਰੈ ਤਾ ਹੀ ਕੋ ਲੈ ਨਾਮੁ। 
ਦਰਬੁ _ਕਢਾਵੈ ਤ੍ਰਿਯਨ ਤੇ ਆਪੁ _ਚਲਾਵੈ ਕਾਮੁ। ੩੬। ੧ । 


ਡਾ ਨਭ# ਸਤ/ ੫੫/ %£੮/ ਆ%ਫਲੁੰ/ 


ਚਰਿਤ੍ਰ ਪਾਖਿਆਨ ੨੧੧ 


ਦੰਹਰਾ 


ਉਸ ਦੇ ਮਿਤਰ ਵਲੋਂ ਵਿਚਾਰ ਪੂਰਵਕ ਇਕ ਚਿੱਠੀ ਲਿਖੀ। ਮੈਂ ਖ਼ਰਚੇ ਤੋਂ 
ਰਹਿੰਦਾ ਹਾਂ, (ਇਸ ਲਈ) ਕੁਝ ਧਨ ਭੇਜ ਦਿਓ।੨੬। ਬਹੁਤ ਸਮੇਂ ਦੇਸ ਛਡ 
ਵਿਚ ਆ ਵਸਿਆ ਹੈਂ। ਪੇਮ ਦੇ ਵਾਸਤੇ ਕੁਝ _ਉਪਾ ਕਰੋ ਅਤੇ ਮੁਸ਼ਕਿਲ ਵੇਲੇ ਸਹਾਇਤਾ 


ਕਰੋ।੨੭। ਹੇ ਪ੍ਰਿਯਾ! ਮਨ ਵਿਚ ਇਸ ਤਰ੍ਹਾਂ ਸਮਝ ਕਿ 
ਤੇਰੇ ਕੋਲ ਬਹੁਤ ਹਨ, (ਪਰ) ਤੇਰੇ ਵਰਗੀ ਮੇਰੇ ਕੋਲ ਕੋਈ ਨਹੀਂ।੨੮। 


% 
ਤੇ 


ਚੱਪਾਣ 

ਮੇਰੇ (ਪਿਆਰ ਦੇ) ਉਹ ਦਿਨ ਯਾਦ ਕਰ ਕੇ ਮੇਰੇ ਖਰਚ ਲਈ ਕੁਝ ਭੇਜ ਦਿਓ। ਹੇ 
ਪਿਆਰੀ! ਪੁਰਾਣੀ ਪ੍ਰੀਤ ਨੂੰ ਵਿਚਾਰ ਕੇ ਮੇਰੇ ਉਤੇ _ਉਚੇਚੀ ਕ੍ਰਿਪਾ _ਕਰੋ।੨੯। 

ਉਸ ਰਾਤ ਦੀ ਗੱਲ ਨੂੰ ਯਾਦ _ਕਰੋਂ। ਹੇ ਇਸਤਰੀ! ਮੇਰੇ ਉਤੇ ਮਿਹਰ ਕਰੋਂ। ਇਸ 


ਸਨ, ਹੁਣ ਇਹ ਦਿਨ ਤੇਰੇ ਹੋਂ _ਗਏ ਹਨ। ਇਸ ਲਈ 
ਅਤੇ ਮੇਰੀ ਸਹਾਇਤਾ _ਕਰੋ।੩੧। _(ਉਹ) ਚਿੱਠੀ ਪੜ੍ਹਦਿਆਂ 
ਵਿਚ ਫੁਲ ਗਈ। ਤੁਰਤ ਬਹੁਤ ਧਨ ਕਢ ਕੇ ਦੇ ਦਿੱਤਾ 


ਨੇ ਧਨ ਕਢ ਕੇ ਦੇ ਦਿੱਤਾ ਅਤੇ (ਅਸਲ ਗੱਲ ਨੂੰ) ਸਮਝਣ 
ਕੀਤਾ। ਰਾਜੇ ਨੇ (ਉਹ ਧਨ) ਲੈ ਕੇ ਆਪਣਾ ਕੰਮ ਸਾਰਿਆ ਅਤੇ 
(ਉਸ) ਇਸਤਰੀ ਨੇ ਸਮਝਿਆ ਕਿ ਮੇਰੇ ਮਿਤਰ ਨੇ _ਧਨ ਪ੍ਰਾਪਤ ਕਰ _ਲਿਆ ਹੈ।੩੩। 
ਦੰਹਰਾ 

ਇਸਤਰੀ ਨੇ ਇਹ ਸਮਝਿਆ ਕਿ ਮੇਰੇ ਮਿਤਰ ਪਾਸ ਧਨ ਪਹੁੰਚ ਗਿਆ ਹੈ। (ਉਸ) 
ਮੂਰਖ ਨੇ ਨ ਸਮਝਿਆ ਕਿ ਰਾਜੇ ਨੇ (ਉਹ ਧਨ) ਮੇਰੇ ਤੋਂ ਖੋਹ ਕੇ (ਆਪਣਾ) ਦਿਨ ਚਲਾ 
ਲਿਆ ਹੈ (ਭਾਵ ਆਪਣੇ ਲਈ _ਵਰਤ _ਲਿਆ _ਹੈ)।੩੪। 
ਜੱਪਣਾ 

(ਉਸ) ਇਸਤਰੀ (ਰਾਣੀ) ਨੇ ਮਿਤਰ ਲਈ ਧਨ ਲੁਟਾ ਦਿੱਤਾ ਅਤੇ ਆਪਣੇ ਸੁਆਮੀ 
ਦਾ ਪ੍ਰੇਮ ਗੁਆ ਲਿਆ। ਰਾਜਾ ਧਨ ਨੂੰ ਹਰ ਕੇ ਰੋਜ਼ ਆਪਣਾ ਕੰਮ ਚਲਾਉਂਦਾ ਅਤੇ ਉਸ ਨੂੰ 
ਨਿੱਤ ਲੁਟ ਲੁਟ ਕੇ ਖਾਂਦਾ।੩੫। 
ਦੰਹਰਾ 

ਜੋ ਵਿਅਕਤੀ ਜਿਸ ਨਾਲ ਪ੍ਰੇਮ ਕਰਦਾ ਹੈ, ਉਸ ਦਾ ਨਾਮ ਲੈ ਕੇ ਇਸਤਰੀਆਂ ਤੋਂ ਧਨ 
ਕਢਵਾਉਂਦਾ ਹੈ _ਅਤੇ ਆਪਣਾ ਕੰਮ ਚਲਾਉਂਦਾ _ਹੈ।੩੬। 

/ਏਥੋਂ ਗੰ ਾਰੇਤੂੰ/#ਆਨ ਦੇ ਪਰਖ ਲਾੰਠਤੂ ਦੇ ਮੰਡੰ-ਡੂਆ ਸੰਵਾਦ ਦੇ ੫੫ਵੋਂ' ਲਾੰਠਤਹ ਦੀ ਸਮਾਪਤੀ 
ਭਾ ਲਭ ਹੰ/ _੪੫/ 598੮7 ਚਲਦਾ? 


ਦ੧੨ 


ਦੰਹਾਰਾ 
ਚੰਦੂ ਦੇਵ ਕੇ ਬੰਸ ਮੈ ਚੰਦੂ ਸੈਨ ਇਕ ਭੂਪ। 
ਚੰਦੂ ਕਲਾ ਤਾ ਕੀ ਤ੍ਰਿਯਾ ਰਤਿ ਕੇ ਰਹਤ ਸਰੂਪ। ੧। 


ਦੱਖਣ? 
ਚੰਦੂ ਦੇਵ ਜਬ ਹੀ ਸ੍ਰੈ ਜਾਵੈ। ਤਬ ਤ੍ਰਿਯ ਜਾਰ ਪਾਸ ਉਠਿ ਆਵੈ। 
ਕੇਲ ਕਮਾਇ ਰਹਤ ਤਹ ਜਾਈ। ਤੈਸੇ ਹੀ ਸੋਇ ਰਹਤ ਲਪਟਾਈ। _੨। 
ਸੋਵਤ _ਜਗ੍ਯੋ ਭੇਦ ਨ੍ਰਿਪ _ਜਾਨ੍ਯੋ। _ਚਿਤ _ਰਾਖਿਯੋ ਨਹਿ _ਪ੍ੁਗਟ _ਬਖਾਨ੍ਯੋ। 
ਚਿਤ ਚੌਗਨੋ ਨੇਹੁ _ਬਢਾਯੋ। ਮੂਰਖ ਨਾਰਿ ਭੇਦ ਨਹਿ ਪਾਯੋ। _੩। 


ਆਖਿ ਮੂੰਦਿ ਜਾਗਤ ਸ੍ਰੈ ਰਹਿਯੋ। ਭੌਦੂ ਨਾਰਿ ਸੋਤ ਸੋ ਲਹਿਯੋ। 
ਤੁਰਤ ਜਾਰ ਕੇ ਤਟ ਚਲਿ ਗਈ। ਉਠਿ ਨ੍ਰਿਪ ਕਰ ਕ੍ਰਿਪਾਨ ਗਹ ਲਈ। ੪। 


ਦੰਹਾਰਾ 
ਉਠਿ ਰਾਜਾ ਤ੍ਰਿਯ ਭੇਸ ਧਰ ਗਹਿ ਕ੍ਰਿਪਾਨ ਲੀ ਹਾਥ। 
ਰਾਨੀ ਯੋ ਜਾਨੀ ਜਿਯਹਿ ਆਵਤ ਚੇਰੀ _ਸਾਥ। _੫। 

ਦੱਪਲ? 

ਪਾਇਨ ਕੋ ਖਟਕੋ ਨਹਿ _ਕਰਿਯੋ। ਕਰ ਮਹਿ _ਕਾਢਿ ਖੜਗ ਕਹਿ _ਧਰਿਯੋ। 
ਭੋਗ ਕਰਤ ਜਬ ਤਿਨੈ ਨਿਹਾਰਿਯੋ। ਇਹੈ ਚਿਤ ਮਹਿ ਚਰਿਤ _ਬਿਚਾਰਿਯੋ। ੬। 
ਰਮਤ ਜਾਰ ਸੋ ਤ੍ਰਿਯ ਲਖ _ਪਾਈ। ਕਰ ਮਹਿ ਕਾਢਿ ਕ੍ਰਿਪਾਨ ਕੰਪਾਈ। 
ਦੁਹੂੰ ਹਾਥ _ਕਰਿ ਕੁਅਤ ਪ੍ਰਹਾਰਿਯੋ। ਦੁਹੂੰਅਨ ਚਾਰਿ ਟੂਕ ਕਰਿ ਡਾਰਿਯੋ। _੭। 


ਲਾਗਿਯੋ _ਘਾਇ। 
ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਘਾਇ। ੧0। 


ਚੱਪਾਣ? 
ਜਬੈ ਲੋਗ ਨ੍ਰਿਪ ਪੂਛਨ ਆਏ। _ਯਹੈ _ਤਿਨੌ ਸੌ ਬਚਨ ਸੁਨਾਏ। 
ਜਬ ਤਸਕਰ ਮੁਹਿ ਘਾਵ _ਚਲਾਯੋ। ਹੋ __ਬਚਿ ਗਯੋ ਤ੍ਰਿਯਾ ਕੌ _ਘਾਯੋ। _੧੧। 
ਜਬ ਦ੍ਰਿੜ _ਘਾਵ ਤ੍ਰਿਯਾ ਕੇ _ਲਾਗਿਯੋ। ਤਬ ਹੌ _ਕਾਢਿ _ਭਗੋਤੀ _ਜਾਗਿਯੋ। 
ਤ੍ਰਿਯ ਕੇ ਨੇਹ ਕੋਪ ਮਨ ਧਾਰਿਯੋ। ਚੋਰਹਿ ਠੌਰ ਮਾਰ ਹੀ _ਡਾਰਿਯੋ। ੧੨। 


ਚਰਿਤ੍ਰ ਪਾਖਿਆਨ ੨੧੩ 


ਦੰਹਰਾ” 

ਚੰਦੂ ਦੇਵ ਦੇ ਬੰਸ ਵਿਚ ਇਕ ਚੰਦੂ ਸੈਨ (ਨਾਂ ਦਾ) ਰਾਜਾ ਸੀ। ਉਸ ਦੀ ਚੰਦੂ ਕਲਾ 
ਨਾਂ ਦੀ ਇਸਤਰੀ ਸੀ ਜੋ ਰਤੀ ਵਾਂਗ ਸੁੰਦਰ _ਸੀ।੧। 
ਚੱਪਾਣ 

ਜਦੋਂ ਚੰਦੂ ਦੇਵ ਸੌਂ ਜਾਂਦਾ, (ਤਾਂ ਉਹ) ਇਸਤਰੀ ਉਠ ਕੇ ਯਾਰ ਕੋਲ ਆ ਜਾਂਦੀ। ਉਸ 
ਨਾਲ ਜਾ ਕੇ ਭੋਗ ਕਰਦੀ ਰਹਿੰਦੀ ਅਤੇ ਉਸੇ ਨਾਲ _ਲਿਪਟ ਕੇ _ਸੁਹੈਤੀ ਰਹਿੰਦੀ।੨। 


ਸੁੱਤਾ ਹੋਇਆ ਰਾਜਾ ਜਾਗਿਆ ਅਤੇ (ਇਹ) ਭੇਦ ਜਾਣ ਲਿਆ। ਉਸ ਨੇ (ਇਹ 
ਗੌਲ) ਚਿਤ ਵਿਚ ਰਖੀ ਅਤੇ ਕਿਸੇ ਨੂੰ ਨ ਦਸੀ। (ਉਸ ਨਾਲ) ਚਿਤ _ਵਿਚ ਚੌਗੁਣਾ ਪ੍ਰੇਮ 
ਵਧਾਇਆ, _ਪਰ ਉਸ _ਮੂਰਖ ਇਸਤਰੀ ਨੇ ਭੇਦ ਨ __ਸਮਝਿਆ।੩। 


ਉਹ ਅੱਖਾਂ ਬੰਦ _ਕਰ ਕੇ ਜਾਗਦਾ ਹੋਇਆ ਸੁੱਤਾ _ਰਿਹਾ। _(ਉਸ) ਮੂਰਖ ਇਸਤਰੀ 


ਉਸ ਨੂੰ ਸੁਤਿਆ ਹੋਇਆ ਹੀ ਸਮਝਿਆ। (ਉਹ) ਤੁਰਤ ਉਠ ਕੇ ਯਾਰ ਕੋਲ ਚਲੀ ਗਈ। 
ਰਾਜੇ ਨੇ ਉਠ ਕੇ ਹੱਥ ਵਿਚ ਤਲਵਾਰ ਫੜ __ਲਈ।੪। 
ਦੰਹਰਾ” 


ਰਾਜੇ ਨੇ ਉਠ ਕੇ ਇਸਤਰੀ ਦਾ ਭੇਸ ਧਾਰਨ ਕੀਤਾ ਅਤੇ ਹੱਥ _ਵਿਚ ਕ੍ਰਿਪਾਨ ਪਕੜ 
ਲਈ। ਰਾਣੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਦਾਸੀ ਨਾਲ ਆ ਰਹੀ ਹੈ।੫। 


ਨ 


ਦਾੱਪਣਾਸ 
(ਰਾਜੇ ਨੇ) ਪੈਰਾਂ ਦਾ ਖੜਾਕ ਤਕ ਨ ਕੀਤਾ ਅਤੇ ਹੱਥ ਵਿਚ ਕ੍ਰਿਪਾਨ ਖਿਚ ਕੇ ਪਕੜ 
ਲਈ। ਉਨ੍ਹਾਂ ਨੂੰ ਜਦੋਂ ਭੋਗ ਕਰਦਿਆਂ ਵੇਖ ਲਿਆ ਤਾਂ ਮਨ ਵਿਚ ਇਹ ਚਰਿਤ੍ਰ ਵਿਚਾਰਿਆ।੬। 
ਜਦੋਂ ਯਾਰ _ਨਾਲ ਇਸਤਰੀ ਨੂੰ _ਰਮਣ ਕਰਦਿਆਂ ਵੇਖਿਆ ਤਾਂ ਹਥ _ਵਿਚ ਕ੍ਰਿਪਾਨ 
ਕਢ ਕੇ ਘੁੰਮਾਈ। ਦੋਹਾਂ ਹੱਥਾਂ ਦੇ ਜ਼ੋਰ (ਕੁਅਤ”) ਨਾਲ ਵਾਰ ਕੀਤਾ ਅਤੇ ਦੋਹਾਂ ਦੇ ਚਾਰ 
ਟੋਟੇ ਕਰ _ਦਿੱਤੇ।੭। 


ਨੇ ਚੰਦੂ ਕਲਾ ਸਮੇਤ (ਉਸ ਦੇ) ਪੇਮੀ ਨੂੰ ਮਾਰ ਕੇ ਚੁਕ ਲਿਆ ਅਤੇ ਉਸੇ ਤਰ੍ਹਾਂ 
ਰਖ ਨੂੰ ਮੰਜੇ ਹੇਠਾਂ ਥੋੜਾ ਚਿਰ ਰਖ ਕੇ ਫਿਰ 'ਮਾਰੋਂ 

ਕੇ ਅਤੇ ਨਾਲ _ਤਲਵਾਰ _ਕਢ _ਲਈ।੯। ਚੋਰ ਮੈਨੂੰ ਮਾਰਨ 
; ਪਰ _ਮੇਰੀ ਇਸਤਰੀ ਨੂੰ _ਘਾਓ ਲਗ _ਗਿਆ। ਮੈਂ ਤੁਰਤ ਤਲਵਾਰ ਕਢ ਕੇ 


ਜਦੋਂ ਲੋਕੀਂ ਰਾਜੇ ਨੂੰ ਪੁਛਣ ਆਏ, (ਤਾਂ ਉਸ ਨੇ) ਉਨ੍ਹਾਂ ਸਾਰਿਆਂ ਨੂੰ ਇਹੀ ਗੱਲ ਕਹੀ 
ਕਿ ਜਦ ਚੋਰ ਨੇ ਮੇਰੇ ਉਤੇ ਵਾਰ ਕੀਤਾ, ਮੈਂ ਬਚ ਗਿਆ, ਪਰ ਇਸਤਰੀ ਮਾਰੀ ਗਈ। _੧੧। 

ਜਦੋਂ ਇਸਤਰੀ ਨੂੰ ਡੂੰਘਾ ਜ਼ਖ਼ਮ _ਲਗ ਗਿਆ, _ਤਦ ਮੈਂ ਜਾਗ _ਕੇ _ਤਲਵਾਰ _ਕਢੀ। 
ਇਸਤਰੀ (ਰਾਣੀ) ਦੇ ਪ੍ਰੇਮ ਕਰ ਕੇ ਮੈਂ ਮਨ ਵਿਚ ਕ੍ਰੋਧਿਤ ਹੋਇਆ ਅਤੇ ਚੋਰ ਨੂੰ ਥਾਂ ਉਤੇ 
ਹੀ ਮਾਰ ਦਿੱਤਾ।੧੨। 


੨੧੪ ਸ੍ਰੀ _ਦਸਮ-ਗੁੰਥ _ਸਾਹਿਬ 


ਦੰਹਰਾ 
ਨਰ ਨਾਰੀ ਪੁਰ ਸਭ ਕਹੈ ਧੈਨਿ ਰਾਜਾ ਤਵ ਹੀਯ। 
ਬਦਲੋ ਲੀਨੋ__ਬਾਮ ਕੋ ਚੋਰ _ਸੰਘਾਰਿਯੋ ਜੀਯ। _੧੩। _੧। 
ਤਾ ਸੀ ਗਰੇਤ੍ਹਾ ੫ਲ੍ਯਾਨੇ ਠਰਥ' ਯਾੱਰੇਤ੍ਹੇ ਮੰਤ ਭੂਪ ਸਲਾਦ ਛਨੇ ਲਾਰੇਤ੍ਹ ਨਆਪਤਮਆ 
ਮਤੁ ਨਭ# ਸਤ) ੫੬੭ 5%੬5/ ਅਠਹੰ/ 


ਦੱਪਲ? 
ਬੰਗ ਦੇਸ ਬੈਗੇਸੂਰ _ਰਾਜਾ। ਸਭ _ਹੀ ਰਾਜਨ ਕੋ ਸਿਰ ਤਾਜਾ। 
ਕਿਤਕ _ਦਿਨਨ ਰਾਜਾ ਮਰ _ਗਯੋ। ਸਭ _ਜਗ ਇੰਦੂ ਮਤੀ ਕੋ _ਭਯੋ। ੧। 
ਦੰਹਰਾ 
ਦਿਨ ਥੋਰਨ ਕੋ ਸਤ _ਰਹਿਯੋ ਭਈ ਹਕੂਮਤਿ ਦੇਸ। 
ਰਾਜਾ _ਜ੍ਯੋ _ਰਾਜਹਿ ਕਿਯੋ ਭਈ ਮਰਦ ਕੇ _ਭੇਸ। ੨। 


ਚੱਪਲਾਂ 


ਐਸਹਿ ਬਹੁਤ ਬਰਸ _ਹੀ _ਬੀਤੇ। ਬੈਰੀ ਅਧਿਕ ਆਪਨੇ ਜੀਤੇ। 
ਏਕ ਪੁਰਖ ਸੁੰਦਰ ਲਖਿ ਪਾਯੋ। ਰਾਨੀ ਤਾ ਸੌ ਨੇਹ _ਲਗਾਯੋ। _੩। 


ਅਧਿਕ ਪ੍ਰੀਤਿ ਰਾਨੀ ਕੋ ਲਾਗੀ। ਫ਼ੂਟੈ ਕਹਾ _ਨਿਗੌਡੀ _ਜਾਗੀ। 
ਰੈਨਿ ਪਰੀ ਤਿਹ ਤੁਰਤ ਬੁਲਾਯੋ। _ਕੇਲ ਦੁਹੂੰਨਿ ਮਿਲਿ ਅਧਿਕ ਮਚਾਯੋ। _੪। 


ਰਹਤ ਬਹੁਤ ਦਿਨ ਤਾ ਸੋ ਭਯੋ। ਗਰਭ ਇੰਦੂ _ਮਤਿਯਹਿ ਰਹਿ _ਗਯੋ। 
ਉਦਰ ਰੋਗ _ਕੋ ਨਾਮ ਨਿਕਾਰਿਯੋ। ਕਿਨੂੰ ਪੁਰਖ ਨਹਿ ਭੇਦ _ਬਿਚਾਰਿਯੋ। _੫। 


ਨਵ _ਮਾਸਨ ਬੀਤੇ ਸੁਤ ਜਨਿਯੋ। ਮਾਨੋ ਆਪੁ ਮੈਨ ਸੋ _ਬਨਿਯੋ। 
ਏਕ ਨਾਰਿ ਕੇ ਘਰ ਮੈ ਧਰਿਯੋ। ਤਾ ਕੋ ਧਾਮ ਦਰਬੁ ਸੋ _ਭਰਿਯੋ। ੬। 


ਕਾਹੂ ਕਹੋ ਬਾਤ ਇਹ ਨਾਹੀ। ਯੋ ਕਹਿ ਫਿਰਿ ਆਈ ਘਰ ਮਾਹੀ। 
ਦੁਤਿਯ ਕਾਨ _ਕਿਨਹੂੰ ਨਹਿ _ਜਾਨਾ। _ਕਹਾ _ਕਿਯਾ _ਤਿਯ _ਕਹਾ _ਬਖਾਨਾ। _੭। 


ਹਰਾ 
ਤਾ ਕੇ ਕਛੂ ਨ ਧਨ ਹੁਤੋ ਦਿਯਾ ਜਰਾਵੈ ਧਾਮ। 
ਤਾ ਕੇ ਘਰ ਮੈ ਸੌਪ੍ਯੋ ਰਾਨੀ ਕੋ ਸੁਤ ਰਾਮ। ੮। 


ਦੱਪਣ? 
ਰਾਨੀ ਇਕ _ਦਿਨ ਸਭਾ _ਬਨਾਈ। _ਤਵਨ _ਤ੍ਰਿਯਾਦਿਕ ਸਭੈ _ਬੁਲਾਈ। 
ਜਬ ਤਿਹ ਤ੍ਰਿਯ ਕੇ ਸੁਤਹਿ ਨਿਹਾਰਿਯੋ। ਤਾ ਤੇ ਲੈ ਅਪਨੋ ਕਰਿ ਪਾਰਿਯੋ। ੯। 


ਚਰਿਤ੍ਰ ਪਾਖਿਆਨ ੨੧੫ 


ਹਰਾ 
ਨਗਰ ਦੇ ਸਭ _ਨਰ ਨਾਰੀ ਨੇ ਰਾਜੇ ਨੂੰ ਕਿਹਾ ਕਿ ਹੇ ਰਾਜਨ! ਤੁਹਾਡਾ ਧੰਨ ਜਿਗਰਾ 
ਹੈ ਕਿ ਪਤਨੀ ਦਾ ਬਦਲਾ _ਲੈਣ ਲਈ ਚੋਰ ਨੂੰ ਜਾਨੋ ਮਾਰ _ਦਿੱਤਾ।੧੩। 
/ਏਥੋਂ ਨੰ ਲਾਰਤਰੰਮ/#ਆਨ ਦੇ ਘਰਸ਼ਾ ਯਾਰਤ੍ਹ ਦੇ #ੰਤੂਨ ਭੂਪ ਅੰਵਾਦ ਦੇ ੫੬੬” ਲਾਂਠਤਹ ਦੀ ਸਮਾਪਤੀ 
ਭਾ ਲਭ ਹ/ ੫੬/ $%੬5/ ਚਲਦਾ? 


ਚੱਪਲਾਂ 
ਬੰਗ ਦੇਸ ਦਾ ਬੰਗੇਸੂਰ ਨਾਂ ਦਾ ਰਾਜਾ ਸੀ ਜੋ ਸਾਰਿਆਂ ਰਾਜਿਆਂ ਦਾ ਸ਼ਿਰੋਮਣੀ ਸੀ। 
ਕੁਝ ਸਮੇਂ ਬਾਦ ਰਾਜਾ ਮਰ _ਗਿਆ ਅਤੇ ਸਾਰਾ _ਰਾਜ-ਪਾਟ ਇੰਦੂ _ਮਤੀ ਦਾ ਹੋ __ਗਿਆ।੧। 


ਕੁਝ ਸਮੇਂ ਲਈ ਉਸ ਨੇ ਸਤ ਰਖਿਆ ਅਤੇ ਦੇਸ਼ ਉਤੇ ਹਕੂਮਤ _ਕੀਤੀ। ਮਰਦ ਦੇ 


ਭੇਸ ਵਿਚ ਰਾਜੇ ਵਰਗਾ ਰਾਜ _ਕੀਤਾ।੨। 
ਚੱਪਾਣ 
ਲਿਆ। (ਉਸ ਨੇ) ਇਕ ਸੁੰਦਰ ਪੁਰਸ਼ ਵੇਖਿਆ ਅਤੇ ਰਾਣੀ ਨੇ _ਉਸ ਨਾਲ 
ਦਲਿਆ।ਤੇ। 

ਰਾਣੀ (ਉਸ ਦੇ) ਪ੍ਰੇਮ ਵਿਚ ਬਹੁਤ ਲਗ ਗਈ ਜੋ ਚੰਦਰੀ ( 
ਛੁਟਦੀ ਨਹੀਂ। ਰਾਤ ਪੈਣ ਤੇ ਉਸ ਨੂੰ ਤੁਰਤ ਬੁਲਾਇਆ ਅਤੇ ਦੋਹਾਂ ਨੇ _ਮਿਲ 
ਕਾਮ-ਕ੍ਰੀੜਾ _ਕੀਤੀ।੪। 

ਉਸ ਨਾਲ ਬਹੁਤ ਦਿਨ ਰਹਿਣ ਨਾਲ ਇੰਦੂ _ਮਤੀ ਨੂੰ ਗਰਭ 
ਨੂੰ ਉਸ ਨੇ) ਪੇਟ ਦਾ ਰੋਗ ਦਸਿਆ ਅਤੇ ਕੋਈ ਵਿਅਕਤੀ ਵੀ ਭੇਦ ਨੂੰ ਸਮਝ ਨ _ਸਕਿਆ।੫। 

ਨੌਂ ਮਹੀਨੇ ਬੀਤਣ ਤੇ (ਇਕ) ਪੁੱਤਰ ਨੂੰ ਜਨਮ _ਦਿੱਤਾ। (ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ ਕਾਮ ਦੇਵ ਆਪ ਹੀ ਬਣਿਆ ਹੋਵੇ। (ਉਸ ਨੂੰ) ਇਕ ਇਸਤਰੀ ਦੇ ਘਰ ਟਿਕਾ ਦਿੱਤਾ 
ਅਤੇ ਉਸ ਦਾ ਘਰ ਧਨ ਨਾਲ _ਭਰ ਦਿੱਤਾ।੬। 

'ਇਹ ਗੱਲ ਕਿਸੇ ਨੂੰ ਨਹੀਂ ਕਹਿਣੀ ਇਹ ਕਹਿ ਕੇ ਫਿਰ ਘਰ ਪਰਤ ਆਈ। ਦੂਜੇ 
ਕੰਨ ਕਿਸੇ ਨੂੰ ਖ਼ਬਰ ਨ ਹੋਈ ਕਿ ਉਸ ਨੇ ਕੀ ਕੀਤਾ ਅਤੇ ਕੀ ਕਿਹਾ।੭। 
ਦੰਹਰਾ” 


ਉਸ ਦੇ ਘਰ ਨ ਕੁਝ ਧਨ ਸੀ ਅਤੇ ਨ ਹੀ ਘਰ ਵਿਚ ਦੀਵਾ ਜਗਾਉਂਦੀ _ਸੀ। ਉਸ 
ਦੇ ਘਰ ਵਿਚ ਭਗਵਾਨ ਨੇ ਰਾਣੀ ਦਾ ਪੁੱਤਰ ਸੌਂਪ _ਦਿੱਤਾ।੮। 


ਚੱਪਾਣ 

ਰਾਣੀ ਨੇ ਇਕ ਦਿਨ ਦਰਬਾਰ _ਲਗਾਇਆ। _ਉਸ ਇਸਤਰੀ _ਸਮੇਤ ਸਾਰਿਆਂ 
ਬੁਲਾਇਆ। _ਜਦ (ਰਾਣੀ ਨੇ) ਉਸ ਇਸਤਰੀ ਦੇ ਪੁੱਤਰ ਨੂੰ ਵੇਖਿਆ ਤਾਂ ਉਸ ਤੋਂ ਲੈ 
ਆਪਣਾ ਕਰ ਕੇ ਪਾਲਿਆ।੯। 


€੭ ੨੧੨ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 
ਲੈ ਪਾਰਕ _ਕਰਿ ਪਾਲਿਯੋ _ਕਿਨੂੰ ਨ ਪਾਯੋ _ਭੇਦ। 
ਰਮਾ ਸਾਸਤ੍ਰ ਕੋ ਸੁਰ ਅਸੁਰ ਉਚਰਿ ਨ _ਸਾਕਹਿ _ਬੇਦ। ੧0। ੧। 


ਮਤੁ ਸ਼ਠਮ ਸਤ) _੫੭/ 9?25/ %ਫਲੂੰ/ 


ਦੰਹਰਾ 
ਕਾਸਮੀਰ ਕੇ ਸਹਰ ਮੈ _ਬੀਰਜ ਸੈਨ ਨਰੇਸ। 
ਤਾ ਕੇ ਦਲ ਕੇ ਬਲਹੁ ਤੇ ਕੈਪਤਿ ਹੁਤੋ ਸੁਰੇਸ। ੧। 
ਚਿਤ੍ਰ ਦੇਵਿ ਤਾ ਕੀ ਤ੍ਰਿਯਾ ਬੁਰੀ ਹ੍ਰਿਦੈ ਜਿਹ ਬੁਧਿ। 
ਮੰਦ ਸੀਲ ਜਾ ਕੋ ਰਹੈ ਚਿਤ ਕੀ ਰਹੈ ਕੁਸੁਧਿ। ੨। 


ਬੋਲਿ ਰਸੋਯਹਿ ਤਿਨ ਕਹੀ ਇਹ ਰਾਜੈ ਬਿਖਿ ਦੇਹੁ। 
ਬਹੁਤੁ ਬਢੈਹੌ ਹੋ ਤੁਮੈ ਅਬੈ ਅਧਿਕ ਧਨ ਲੇਹੁ। ੩। 
ਤਾ ਕੀ ਕਹੀ ਨ ਤਿਨ ਕਰੀ ਤਬ ਤ੍ਰਿਯ ਚਰਿਤ ਬਨਾਇ। 
ਰਾਜਾ ਕੌ _ਨਿਉਤਾ _ਕਹਿਯੋ _ਸਊਅਨ _ਸਹਿਤ _ਬੁਲਾਇ। _੪। 
ਚੱਲ? 
ਰਾਜਾ _ਸਊਅਨ ਸਹਿਤ _ਬੁਲਾਯੋ। _ਭਾਤਿ _ਭਾਤਿ ਪਕਵਾਨ _ਪਕਾਯੋ। 
ਤਾ ਮੈ ਜਹਰ ਘੋਰਿ ਕੈ ਡਾਰਿਯੋ। ਰਾਜਾ ਜੂ ਕੋ_ਮਾਰ ਹੀ ਡਾਰਿਯੋ। ੫। 


ਜਬ ਰਾਜਾ ਜੂ ਮ੍ਰਿਤ ਬਸਿ ਭਏ। ਤਬ ਹੀ ਪਕਰ ਰਸੋਯਾ ਲਏ। 
ਵਾਹੈ ਤਾਮ ਲੈ ਤਾਹਿ ਖੁਆਰਿਯੋ। ਤਾਹੂ ਕੌ ਤਬ ਹੀ ਹਨਿ ਡਾਰਿਯੋ। ੬। ੧। 


ਡਾ ਨਭ# ਤ/ ੫੮/ 5027) %ਫਲੰ/ 


ਚੱਪਲਾਂ 


ਸਹਰ _ਨਿਕੋਦਰ ਬਨਯੋ ਰਹੈ। ਦ੍ਰੈ ਇਸਤ੍ਰੀ ਜਗ ਤਾ ਕੇ ਕਹੈ। 
ਲਾਡਮ _ਕੁਅਰਿ _ਸੁਹਾਗਮ _ਦੇਈ। ਜਿਨ ਤੇ ਬਹੁ _ਸਿਛ੍ਯਾ ਤ੍ਰਿਯ _ਲੇਈ। _੧। 


੮ 


ਬਨਯੋ ਅਨਤ ਦੇਸ ਕਹ _ਗਯੋ। ਅਧਿਕ ਸੋਕ ਦੁਹੂੰਅਨ ਕੋ _ਭਯੋ। 
ਬਹੁਤ ਕਾਲ ਪਰਦੇਸ _ਬਿਤਾਯੋ। _ਖਾਟਿ ਕਮਾਇ ਦੇਸ ਕਹ ਆਯੋ। _੨। 


ਕਿਤਕ _ਦਿਨਨ _ਬਨਿਯਾ _ਘਰ _ਆਯੋ। ਦੁਹੂੰ _ਤ੍ਰਿਯਨ ਪਕਵਾਨ ਪਕਾਯੋ। 
ਵਹੁ ਜਾਨੈ ਮੇਰੇ ਘਰ ਐਹੈ। ਵਹ ਜਾਨੈ ਮੇਰੇ ਹੀ ਜੈਹੈ। ੩। 


ਚਰਿਤ੍ਰ ਪਾਖਿਆਨ ੨੧੭ 


ਦੰਹਰਾ 
ਉਸ ਨੂੰ ਪਾਲਕ ਵਜੋਂ ਲੈ ਕੇ ਪਾਲਿਆ ਅਤੇ ਕਿਸੇ ਨੇ ਵੀ ਇਸ ਭੇਦ ਨੂੰ ਨ ਪਾਇਆ। 
ਇਸਤਰੀ (ਰਮਾ) ਦੇ ਸ਼ਾਸਤੂ (ਦੇ ਗਿਆਨ ਨੂੰ) ਦੇਵਤੇ, ਦੈਂਤ ਅਤੇ ਵੇਦ ਤਕ ਨਹੀਂ ਦਸ 
ਸਕਦੇ। _੧0। 
ਏਥੋਂ ਨੂੰ ਗਰੈੜ੍ਰੰਪ/ੱ#ਆਨ ਦੇ ਤਆ ਗਰੇੜ ਦੇ ਮੰਤ ਭੂਪ ਸੰਵਾਦ ਦੇ ੫੭ਵੇ' ਗਾਰੇਤੂ ਦੀ ਸਆਪਤਨ 
ਭਾ ਲਭ ਹੀ/ _੪੭/ 5?੭5/ ਜਲਦਾ/ 


ਦੰਹਰਾ 


ਕਸ਼ਮੀਰ ਦੇ ਸ਼ਹਿਰ ਵਿਚ ਬੀਰਜ ਸੈਨ ਨਾਂ ਦਾ ਇਕ ਰਾਜਾ ਸੀ ਜਿਸ ਦੇ ਦਲਬਲ ਤੋਂ 
ਇੰਦਰ ਵੀ _ਕੰਬਦਾ ਸੀ।੧। ਉਸ ਦੀ ਇਸਤਰੀ (ਦਾ ਨਾਂ) ਚਿਤ੍ਰ ਦੇਵੀ ਸੀ ਜੋ ਹਿਰਦੇ ਅਤੇ 
ਬੁੱਧੀ ਤੋਂ ਮਾੜੀ ਸੀ। ਉਸ ਦਾ ਸੁਭਾ ਮਾੜਾ ਸੀ ਅਤੇ ਚਿਤ ਦੀ ਵੀ ਕਬੀ 

ਉਸ ਨੇ ਰਸੋਈਏ ਨੂੰ ਬੁਲਾ ਕੇ ਕਿਹਾ ਕਿ ਇਸ ਰਾਜੇ ਨੂੰ ਜ਼ਹਿਰ ਦੇ ਦਿਓ। ਮੈਂ ਤੈਨੂੰ 


ਬਰੁਤ ਉੱਨਤ ਕਰਾਂਗੀ, (ਮੇਰੇ ਪਾਸੋਂ) ਹੁਣੇ ਹੀ_ ਅਧਿਕ ਧਨ ਲੰ ਲਵੋ।੩। ਜਦ ਉਸ (ਰਸੋਈਏ 
ਨੇ) (ਰਾਣੀ) ਦਾ ਕਿਹਾ ਨ ਮੰਨਿਆ, ਤਦ (ਉਸ) ਇਸਤਰੀ ਨੇ _ਚਰਿਤੁ _ਬਣਾਇਆ। (ਉਸ 


ਨੇ) ਰਾਜੇ ਨੂੰ _ਸਾਊਆਂ _(ਮੌਤ੍ੀਆਂ) ਸਹਿਤ _ਬੁਲਾਣ ਦਾ _ਨਿਮੰਤੂਣ _ਦਿੱਤਾ।੪। 
ਚੱਪਾਣ 


ਰਾਜੇ ਨੂੰ ਸਾਊਆਂ ਸਹਿਤ ਬੁਲਾ ਲਿਆ ਅਤੇ ਭਾਂਤ ਭਾਂਤ ਦੇ ਪਕਵਾਨ ਪਕਵਾਏ। ਉਸ 


ਵਿਚ ਜ਼ਹਿਰ ਘੋਲ ਕੇ ਪਾ ਦਿੱਤੀ ਅਤੇ ਇਸ ਤਰ੍ਹਾਂ ਰਾਜੇ ਨੂੰ ਮਾਰ ਹੀ ਦਿੱਤਾ।੫। 
ਜਦੋਂ ਰਾਜਾ (ਅਤੇ ਹੋਰ) ਮਰ ਗਏ, ਤਦੋਂ ਹੀ ਰਸੋਈਏ ਨੂੰ ਪਕੜ _ਲਿਆ। ਉਹੀ ਭੋਜਨ 


('ਤਾਮ') ਲੈ ਕੇ ਉਸ ਨੂੰ ਖੁਆਇਆ ਅਤੇ ਉਸ ਨੂੰ ਉਥੇ ਹੀ ਮਾਰ ਦਿੱਤਾ।੬। 
/ਏਥੋਂ ਨ੍ਰਾੰ ਗਾੰਨਤੂੰਪ/ਆਨ ਦੇ ਤੁੰਆ ਲਾਰਤਹ ਦੇ ਨੰਤੰ-ਡੂਪ ਸੰਵਾਦ ਦੇ ੫੮ਵੇ' ਲਾਠਤ੍ਹ ਟੀ ਸਮਪਤੀ 
ਅਭ ਲੁਭ _ਹੈ/ _੫੮/ 5027/ ਜਲਦਾ/ 


ਚੱਪਾਣ 

ਨਕੋਦਰ ਸ਼ਹਿਰ ਵਿਚ ਇਕ _ਬਨੀਆ ਰਹਿੰਦਾ ਸੀ। ਸਭ ਲੋਕ ਉਸ ਦੇ ਘਰ ਦੋਂ 
ਇਸਤਰੀਆਂ ਕਹਿੰਦੇ ਸਨ। (ਇਕ ਦਾ ਨਾਂ) ਲਾਡਮ ਕੁਅਰਿ ਸੀ (ਅਤੇ ਦੂਜੀ ਦਾ ਨਾਂ) 
ਸੁਹਾਗਮ _ਦੇਈ _ਸੀ। ਉਨ੍ਹਾਂ ਤੋਂ ਬਹੁਤ ਇਸਤਰੀਆਂ _ਸਿਖਿਆ ਲੈਂਦੀਆਂ _ਸਨ।੧। 

(ਉਹ) ਬਨੀਆ ਕਿਸੇ ਹੋਰ ਦੇਸ਼ ਨੂੰ ਗਿਆ ਅਤੇ ਉਨ੍ਹਾਂ ਦੋਹਾਂ ਨੂੰ (ਵਿਯੋਗ ਦਾ) ਬਹੁਤ 
ਦੁਖ ਹੋਇਆ। (ਉਸ ਨੇ) ਪਰਦੇਸ ਵਿਚ ਬਹੁਤ ਸਮਾ ਗੁਜ਼ਰਿਆ ਅਤੇ ਖਟ ਕਮਾ ਕੇ ਦੇਸ 
ਨੂੰ _ਪਰਤਿਆ।੨। 

ਕਿਤਨਿਆਂ ਦਿਨਾਂ ਤੋ ਬਾਦ _ਬਨੀਆ ਘਰ ਆਇਆ _ਸੀ। ਦੋਹਾਂ ਇਸਤਰੀਆਂ ਨੇ 
ਪਕਵਾਨ _ਪਕਾਏ। _ਉਹ (ਇਕ) ਸੋਚਦੀ ਮੇਰੇ _ਘਰ ਆਵੇਗਾ ਅਤੇ _ਉਹ (ਦੂਜੀ) ਸੋਚਦੀ ਕਿ 
ਮੇਰੇ ਘਰ ਖਾਣਾ ਖਾਵੇਗਾ।੩। 


੧੮ 


ਸੀ _ਦਸਮ-ਗ੍ੂੰਥ _ਸਾਹਿਬ 


ਏਕ _ਗਾਵ _ਬਨਿਯਾ ਰਹਿ _ਗਯੋ। ਆਵਤ ਚੋਰ _ਤ੍ਰਿਯਨ ਕੇ ਭਯੋ। 
ਜਾਗਤ ਹੇਰਿ ਤ੍ਰਿਯਹਿ ਨਹਿ ਆਯੋ। _ਦੁਤਿਯ ਤ੍ਰਿਯਾ ਕੇ ਘਰ ਕੌ _ਧਾਯੋ। ੪। 


ਤ੍ਰਿਯ ਜਾਨ੍ਯੋ ਮੇਰੇ ਪਤਿ ਆਏ। ਮਮ ਘਰ ਤੇ ਹਟਿ ਯਾ ਕੇ ਧਾਏ। 
ਦੋਊ ਚਲੀ ਹਮ ਪਤਿਹਿ ਹਟੈ ਹੈ। ਮੋਰਿ ਆਪਨੇ ਧਾਮ ਲਯੈ_ਹੈ। ੫। 


ਦੰਹਰਾ 
ਦੋਊ ਤ੍ਰਿਯ ਧਾਵਤ ਭਈ ਅਧਿਕ _ਕੋਪ ਮਨ _ਕੀਨ। 
ਤਸਕਰ ਕੋ ਪਤਿ ਜਾਨਿ ਕੈ ਦੁਹੂ ਤ੍ਰਿਯਨ ਗਹਿ _ਲੀਨ। ੬। 
ਤਸਕਰ ਕੋ ਪਤਿ ਭਾਵ ਤੇ ਦੇਖਿਯੋ _ਦਿਯਾ ਜਰਾਇ। 
ਚੋਰ ਜਾਨਿ ਕੁਟਵਾਰ ਕੇ ਦੀਨੋ ਧਾਮ ਪਠਾਇ। ੭। ੧। 
/ਇਤਾ ਸੰ ਗਾਰੜ੍ਹਾ ਪਲਯਾਨੌ /ਤ੍ੈਲਾ ਯੰਰੇਤ੍ਹ ਨਹੀਂ ਭੂਪ _ਸੰਭਾਦੇ _ਇਨਸਠਵੇਂ ਯਰੇਤ੍ਹਾ ਸ਼ਮਪਤਨਾ 
ਮਤ ਫ਼ੜ" ਸ੍ਤ/ _੪੯/ 9%7?₹8/ #ਫਲੀੰ/ 


ਸੁਭ _ਉਪਬਨ ਮੈ _ਜਾਇ। 
ਰੰਗ ਰਾਇ ਸੁਤ ਮਾਨਿ ਲੀਨੀ ਕੰਠ ਲਗਾਇ। _੩। 
ਰੰਗ ਰਾਇ ਸੋ ਰਾਇ ਤਬ ਐਸੇ ਕਹੀ ਬਨਾਇ। 
ਜ੍ਯੋ ਇਸਤ੍ਰੀ ਦੈਰੈ ਮੈ ਗਹੀ ਤੋਹਿ ਨ ਨਰ ਗਹਿ ਜਾਇ। ੪। 
ਚੱਪਣਾ 


ਕੇਤਕ ਦਿਵਸ ਬੀਤ ਜਬ _ਗਏ। ਰੰਗ ਰਾਇ ਸਿਮਰਨ ਬਚ _ਭਏ। 

ਏਕ ਪੁਰਖ ਸੌ ਨੇਹ ਲਗਾਯੋ। ਬਿਨਾ ਸਮਸ ਜਾ ਕੌ ਲਖਿ ਪਾਯੋਂ। ੫। 
ਨਾਰੀ ਕੋ ਤਿਹ ਭੇਸ _ਬਨਾਯੋ। ਰਾਜਾ ਸੌ ਇਹ ਭਾਤਿ _ਜਤਾਯੋ। 

ਗ੍ਰਿਹ ਤੇ `ਬਹਿਨਿ ਹਮਾਰੀ ਆਈ। ਹਮ ਤੁਮ ਚਲਿ ਤਿਹ ਕਰੈ ਬਡਾਈ। ੬। 

ਦੰਹਰਾ 

ਆਗੇ _ਤਿਹ _ਲੀਜਿਐ _ਬਹੁ ਕੀਜੈ _ਸਨਮਾਨ। 

ਢਿਗ _ਬੈਠਾਰਿਯੈ ਅਮਿਤ _ਦਰਬੁ _ਦੈ _ਦਾਨ। ੭। 

ਨ੍ਰਿਪ ਟਰਿ ਆਗੈ ਲਿਯੋ _ਬੈਠਾਰਿਯੋ ਤ੍ਰਿਯ _ਤੀਰ। 

ਧਨੁ ਦੈ ਆਦਰੁ ਕਰਿਯੋ ਭਏ ਤ੍ਰਿਯਨ ਕੀ ਭੀਰ। ੮। 

ਢਿਗ _ਬੈਠ੍ਯੋ ਤਬ _ਦੁਹੂੰਅਨ _ਲਪਟਾਇ। 


ਚਰਿਤ੍ਰ ਪਾਖਿਆਨ ੨੧੯ 


(ਰਸਤੇ ਵਿਚ) ਬਨੀਆ _ਇਕ ਪਿੰਡ ਵਿਚ ਟਿਕ ਗਿਆ। ਉਧਰ ਇਸਤਰੀਆਂ ਨੂੰ ਚੋਰ 


ਆ ਪਿਆ। ਉਸ ਨੇ (ਇਕ) ਇਸਤਰੀ ਨੂੰ ਜਾਗਦਿਆਂ ਵੇਖ ਕੇ (ਉਸ ਦੇ ਘਰ) ਨ ਆਇਆ 
ਅਤੇ ਦੂਜੀ ਇਸਤਰੀ ਦੇ ਘਰ _ਵਲ ਚਲਾ _ਗਿਆ।੪। 

ਉਸ ਇਸਤਰੀ ਨੇ ਸਮਝਿਆ ਕਿ ਮੇਰਾ ਪਤੀ ਆਇਆ ਹੈ ਅਤੇ ਮੇਰੇ ਘਰ ਤੋਂ _ਹਟ ਕੇ 
ਉਸ ਦੇ ਘਰ ਵਲ ਗਿਆ ਹੈ। ਦੋਵੇਂ ਚਲ ਪਈਆਂ ਕਿ ਅਸੀਂ ਪਤੀ ਨੂੰ (ਦੂਜੀ ਦੇ ਘਰ ਵਲ 
ਜਾਣ ਤੋਂ) ਰੋਕੀਏ ਅਤੇ ਮੋੜ _ਕੇ ਆਪਣੇ ਘਰ _ਵਲ ਲੈ ਆਈਏ।੫। 


ਦੰਹਰਾ 


ਦੋਵੇਂ ਇਸਤਰੀਆਂ ਬਹੁਤ ਕ੍ਰੋਧ ਕਰ _ਕੇ ਚਲ ਪਈਆਂ ਅਤੇ ਚੋਰ ਨੂੰ ਪਤੀ ਸਮਝ ਕੇ 


ਦੋਹਾਂ ਨੇ ਪਕੜ _ਲਿਆ।੬। (ਉਨ੍ਹਾਂ ਇਸਤਰੀਆਂ ਨੇ) ਦੀਵਾ ਜਗਾ ਕੇ ਚੋਰ ਨੂੰ ਪਤੀ ਭਾਵ 
ਨਾਲ ਵੇਖਿਆ, (ਪਰ) ਚੋਰ ਸਮਝ ਕੇ _ਕੋਤਵਾਲ ਦੇ ਘਰ _(ਭਾਵ _ਬੰਦੀਖਾਨੇ) ਭੇਜ _ਦਿੱਤਾ।੭। 


/ਏਥੋ ਨਾ ਗਾਂਨਤੁੰਪ/ਮ#ਆਨ ਦੇ ਤੰਆ ਲਾਰੜ੍ਹ ਦੇ ਆੀ-ਡੂਮ ਸੰਵਾਦ ਦੇ ੫੯ਵੋ' ਗਾਨਤ ਸਦੀ ਸਮਾਪਤੀ 
ਭਾ ਲਭ ਹ/ _੫੯/ 57੮8/ ਚਲਦਾ? 


ਵਾਲਾ ਰਾਜਾ ਸੀ 

ਜਾਪ _ਜਪਦੇ ਰਹਿੰਦੇ ਸਨ।੧। ਰੰਗ ਰਾਇ _ਉਸ _ਦੀ ਪਤਨੀ 

ਉਹ ਰਾਜੇ ਨੂੰ ਪਿਆਰੀ ਸੀ। ਉਸ ਨੂੰ ਵੇਖ ਕੇ ਕਾਮ 
ਇਕ ਸ਼ੁਭ ਦਿਨ ਰਾਜੇ ਨੇ ਬਾਗ਼ ਵਿਚ 

ਹੋਲੀ ਨ ਰਿ ਹਲ ਪਸਰੀ ਰਈ 

ਮੈਂ ਦੋ ਇਸਤਰੀਆਂ ਨੂੰ ਵਸ ਵਿਚ ਕੀਤਾ ਹੋਇਆ ਹੈ, (ਉਸ ਤਰ੍ਹਾਂ) ਤੂੰ (ਦੋ) ਮਰਦਾਂ ਨੂੰ ਵਸ 

ਵਿਚ ਨਹੀਂ ਕਰ _ਸਕਦੀ।੪। 


ਗਿਆ ਤਾਂ ਰੰਗ ਰਾਇ ਨੂੰ (ਰਾਜੇ ਦਾ) ਬੋਲ ਯਾਦ ਆ ਗਿਆ। 
) ਦਾੜ੍ਹੀ ਮੁੱਛਾਂ ਤੋਂ ਬਿਨਾ ਇਕ ਪੁਰਸ਼ ਨੂੰ ਵੇਖ ਕੇ ਉਸ ਨਾਲ ਪ੍ਰੇਮ ਲਗਾ _ਲਿਆ।੫। 


[ਹ] << 


ਕੇ 
ਕ 
1 
ਲਾ 


ਉਸ ਨੂੰ ਅਗੇ ਜਾ ਕੇ ਮਿਲੀਏ ਅਤੇ ਉਸ ਦਾ ਬਹੁਤ ਸਨਮਾਨ ਕਰੀਏ। ਉਸ ਨੂੰ ਮੇਰੇ 
ਕੋਲ ਬਿਠਾ ਕੇ ਬਹੁਤ ਸਾਰਾ ਧਨ ਦਾਨ ਦਿਓ।੭। ਰਾਜੇ ਨੇ ਅਗੇ ਹੋ (ਉਸ ਦਾ) ਸਵਾਗਤ 
ਕੀਤਾ ਅਤੇ (ਆਪਣੀ) ਇਸਤਰੀ ਦੇ ਕੋਲ ਬਿਠਾ ਦਿੱਤਾ। ਬਹੁਤ ਸਾਰਾ ਧਨ ਦੇ ਕੇ ਉਸ ਦਾ 
ਆਦਰ _ਕੀਤਾ ਅਤੇ _ਉਥੇ _(ਮਿਲਣ ਵਾਲੀਆਂ) ਇਸਤਰੀਆਂ ਦੀ _ਭੀੜ ਲਗ _ਗਈ।੮। ਜਦ 
ਰਾਜਾ ਕੋਲ ਬੈਠ ਗਿਆ ਤਾਂ ਦੋਵੇਂ (ਇਸਤਰੀਆਂ) ਲਿਪਟ ਗਈਆਂ ਅਤੇ ਅਧਿਕ _ਸਨੇਹ 
ਵਧਾ ਕੂਕਦੀਆਂ ਹੋਈਆਂ ਰੋਣ _ਲਗ _ਗਈਆਂ।੯। 


੨੨0 


ਸੀ _ਦਸਮ-ਗ੍ੂੰਥ _ਸਾਹਿਬ 


ਰੰਗ ਰਾਇ ਤਿਹ ਪੁਰਖ ਕੋ ਤ੍ਰਿਯ ਕੋ ਭੇਸ ਸੁਧਾਰਿ। 
ਦਛਿਨੰਗ ਰਾਜਾ ਲਯੋ _ਬਾਮੈ ਅੰਗ ਸੁ _ਯਾਰ। _੧0। 
ਯਹ _ਭਗਨੀ ਤੋ ਪ੍ਰਾਨ ਪਤਿ ਯਾ ਤੇ ਪ੍ਰੀਤਮ ਕੌਨ। 
ਦਿਨ ਦੇਖਤ ਤ੍ਰਿਯ _ਛਲਿ ਗਈ ਜਿਹ _ਲਖਿ _ਭਜਿਯੈ ਮੌਨ। _੧੧। 
ਅਤਿਭੁਤ ਗਤਿ _ਬਨਿਤਾਨ ਕੀ _ਜਿਨੈ ਨ ਪਾਵੈ ਕੋਇ। 
ਭੇਦ ਸੁਰਾਸੁਰ ਨ ਲਹੈ ਜੋ _ਚਾਹੈ ਸੋ _ਹੋਇ। ੧੨। ੧। 


ਮਤ ਨਭ#ਆ ਸਤ ੬0/ 57੯੬7 ਅ%ਠਲੂੰ/ 


ਚੱਪਾਣ 
ਬਨਿਯੋ_ਗ੍ਰਾਰਿਏਰ ਕੇ ਮਾਹੀ। ਘਰ ਧਨ _ਬਹੁ _ਖਰਚਤ _ਕਛੁ _ਨਾਹੀ। 
ਤਾ ਕੋ ਘਰ ਤਸਕਰ ਇਕ _ਆਯੋ। ਤਿਨ ਸਾਹੁਨਿ ਸੋ ਬਚਨ ਸੁਨਾਯੋ। _੧। 


ਬਨਿਕ ਬੋਲਿ ਸਾਹੁਨਿ ਸੋ _ਭਾਖ੍ਯੋ। ਰਾਮ ਹਮੈ _ਨਿਪੂਤ ਕਰਿ ਰਾਖ੍ਯੋ। 
ਧਨ ਬਹੁ ਧਾਮ ਕਾਮ ਕਿਹ ਆਵੈ। ਪੁਤੁ ਬਿਨਾ ਮੁਰ ਬੰਸ ਲਜਾਵੈ। ੨। 


ਹਰਾ 
ਸੁਨੁ ਸਾਹੁਨਿ ਹਮਰੇ _ਬਿਧਹਿ ਪੂਤ ਨ ਦੀਨਾ _ਧਾਮ। 
ਚੋਰਹੁ ਸੁਤ ਕੈ ਰਾਖਿਯੈ ਜੋ _ਹ੍ਯਾ ਲ੍ਯਾਵੈ ਰਾਮ। ੩। 
ਚੱਖਣਾੰ 
ਚੋਰਹੁ ਹੋਇ ਪੂਤ ਕਰਿ ਰਾਖੋ। ਤਾ ਤੇ ਕਛੂ ਨ ਮੁਖ ਤੇ ਭਾਖੋ। 
ਸਾਹੁਨਿ ਸਹਿਤ ਬਨਿਕ ਜਬ ਮਰਿ _ਹੈ। ਹਮਰੋ ਕਵਨ ਦਰਬੁ ਲੈ ਕਰਿ ਹੈ। ੪। 
ਯਹ ਜਬ _ਭਨਕ ਚੋਰ ਸੁਨਿ _ਪਾਈ। ਫੂਲਿ ਗਯੋ ਬਸਤ੍ਰਨ ਨਹਿ _ਮਾਈ। 
ਜਾਇ ਬਨਿਕ ਕੋ ਪੂਤ ਕਹੈ ਹੋ। ਯਾ _ਕੈ ਮਰੇ ਸਕਲ ਧਨ ਲੈਹੋ। ੫। 


ਤਬ ਲੋ ਚੋਰ ਦ੍ਰਿਸਟਿ ਪਰ ਗਯੋ। ਅਧਿਕ ਬਨਿਕ ਕੇ ਆਨੰਦ ਭਯੋ। 
ਪਲ੍ਯੋ _ਪਲੋਸ੍ਯੋ ਸੁਤੁ ਬਿਧਿ ਦੀਨੋ। ਤਾ ਕੋ ਪੂਤ ਪੂਤ ਕਹਿ ਲੀਨੋ। ੬। 


ਖਾਟ _ਉਪਰ _ਤਸਕਰਹਿ _ਬੈਠਾਯੋ। _ਭਲੋ _ਭਲੋ ਪਕਵਾਨ _ਖਵਾਯੋ। 
ਪੂਤ ਪੂਤ _ਕਹਿ _ਸਾਹੁਨਿ ਧਾਈ। ਸਾਹੁ ਚਉਤਰੇ ਜਾਇ ਜਤਾਈ। _੭। 


ਦੰਹਰਾ 
ਪੰਚ _ਪਯਾਦੇ ਸੰਗ ਲੈ _ਚੋਰਹਿ ਦਯੋ _ਦਿਖਾਇ। 
ਇਹ ਪੈਂਡੇ ਆਯੋ _ਹੁਤੋ ਮੈ ਸੁਤ ਕਹਿਯੋ ਬੁਲਾਇ। ੮। 


ਚਰਿਤ੍ਰ ਪਾਖਿਆਨ ੨੨੧ 


ਰਾਇ ਨੇ ਉਸ ਪੁਰਸ਼ ਦਾ ਚੰਗੀ ਤੜ੍ਹਾਂ ਇਸਤਰੀ ਵਾਲਾ ਭੇਸ _ਬਣਾ ਦਿੱਤਾ। ਸਜੇ 
ਪਾਸੇ ਯਾਰ ਨੂੰ _ਬਿਠਾਇਆ।੧0। ਇਹ ਮੇਰੀ ਭੈਣ ਹੈ ਅਤੇ ਤੁਸੀਂ 

ਤੋਂ _ਵਧ ਮੈਨੂੰ ਪਿਆਰਾ ਕੌਣ ਹੈ? ਦਿਨ ਨੂੰ ਵੇਖਦਿਆਂ ਵੇਖਦਿਆਂ 
ਇਸ ਨੂੰ ਵੇਖ ਕੇ ਚੁਪ ਰਹਿਣਾ ਹੀ ਉਚਿਤ _ਹੈ।੧੧। ਇਸਤਰੀਆਂ 
ਜਿਸ ਨੂੰ ਕੋਈ ਵੀ ਪਾ ਨਹੀਂ _ਸਕਦਾ। _(ਇਨ੍ਹਾਂ ਦਾ) 

ਭੇਦ ਦੈਂਤ ਅਥਵਾ ਦੇਵਤਾ, ਕੋਈ ਵੀ ਨਹੀਂ ਪਾ ਸਕਦਾ। (ਉਹ) ਜੋ ਚਾਹੁੰਦੀਆਂ ਹਨ, ਉਹੀ 


/ਏਥੋਂ ਨਾ ਲਾਂਨਤੁੰਪ/ਖਆਨ ਦੇ ਤੀਆ ਗਾਰੇੜ੍ਹ ਦੇ #ੰਹੰ-ਡੂਆ ਸੰਵਾਦ ਦੇ ੬7ਵੇ' ਲਾਹ ਦੀ ਸ਼ਮਪਤੀ 
ਭਾ ਲਭ ਹੈ/ _&7/ 57੯੬/ ਜਲਦਾ/ 


ਚੱਪਾਣ 

ਗਵਾਲੀਅਰ _ਵਿਚ ਇਕ _ਬਨੀਆ (ਰਹਿੰਦਾ) ਸੀ। _(ਉਸ ਦੇ) ਘਰ ਬਹੁਤ ਧਨ ਸੀ, 
ਪਰ _ਖਰਚਦਾ ਕੁਝ ਵੀ ਨਹੀਂ ਸੀ। ਉਸ _ਦੇ ਘਰ ਇਕ ਚੋਰ ਆ ਗਿਆ। (ਤਦ) ਉਸ ਨੇ 
ਸ਼ਾਹਣੀ ਨੂੰ _ਕਿਹਾ1।੧। 

ਬਨੀਏ ਨੇ _ਸ਼ਾਹਣੀ ਨੂੰ ਆਖਿਆ! ਪਰਮਾਤਮਾ ਨੇ _ ਸਾਨੂੰ _ਨਿਪੁਤਾ ਰਖਿਆ ਹੈ। _ਸਾਡੇ 
ਘਰ ਦਾ ਬਹੁਤ _ਧਨ ਕਿਸ ਕੰਮ ਆਵੇਗਾ। ਪੁੱਤਰ ਤੋਂ _ਬਿਨਾ ਮੇਰਾ ਬੰਸ _ਲਜਾਉਂਦਾ _ਹੈ।੨। 
ਦੰਹਰਾ” 

ਹੇ ਸ਼ਾਹਣੀ! ਸੁਣ, ਸਾਡੇ _ਘਰ _ਵਿਧਾਤਾ ਨੇ ਪੁੱਤਰ ਨਹੀਂ ਦਿੱਤਾ। ਜੇ ਪਰਮਾਤਮਾ ਇਥੇ 
ਚੋਰ ਨੂੰ ਵੀ ਲੈ ਆਏ (ਤਾਂ ਉਸ ਨੂੰ ਵੀ ਅਸੀਂ) ਪੁੱਤਰ ਬਣਾ ਕੇ ਰਖ _ਲਵਾਂਗੇ।੩। 
ਚੱਪਾਣ 

ਚੋਰ ਹੋਏ (ਤਾਂ) ਉਸ ਨੂੰ ਵੀ ਪੁੱਤਰ ਬਣਾ ਕੇ ਰਖ ਲਵਾਂਗੇ ਅਤੇ ਮੁਖ ਤੋਂ ਕੁਝ ਨਹੀਂ 
ਕਹਾਂਗੇ। _ਸ਼ਾਹਣੀ ਸਹਿਤ ਜਦ _ਬਨੀਆ _ਮਰੇਗਾ ਤਾਂ ਸਾਡੇ ਧਨ ਦਾ ਕੋਈ ਕੀ _ਕਰੇਗਾ।੪। 

ਜਦੋਂ ਚੋਰ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਫੁਲ ਗਿਆ ਅਤੇ ਆਪਣੇ 


ਬਸਤ੍ਰਾਂ ਵਿਚ ਨ _ਸਮਾਇਆ। ਜਾ ਕੇ ਬਨੀਏ ਦਾ ਪੁੰਤਰ ਅਖਵਾਂਦਾ ਹਾਂ ਅਤੇ ਇਸ ਦੇ ਮਰਨ 
ਉਤੇ ਸਾਰਾ _ਧਨ ਪ੍ਰਾਪਤ _ਕਰਦਾ _ਹਾਂ।੫। 

ਤਦ ਤਕ _ਬਨੀਏ ਦੀ ਨਜ਼ਰ ਚੋਰ ਉਤੇ ਪਈ ਅਤੇ ਉਹ ਬਹੁਤ ਆਨੰਦਿਤ ਹੋ __ਗਿਆ। 
ਪਰਮਾਤਮਾ ਨੇ ਪਲਿਆ _ਪੋਸਿਆ ਪੁੱਤਰ ਬਖਸ਼ਿਆ ਹੈ ਅਤੇ ਉਸ ਨੂੰ 'ਪੁੱਤਰ ਪੁੱਤਰ” ਕਹਿ ਕੇ 
ਪ੍ਰਵਾਨ ਕਰ _ਲਿਆ।੬। 

ਚੋਰ ਨੂੰ ਮੌਜੀ ਉਤੇ ਬਿਠਾ _ਲਿਆ। ਉਸ ਨੂੰ ਚੰਗਾ ਚੰਗਾ ਭੋਜਨ _ਖਵਾਇਆ। ਪੁੱਤਰ 


ਪੁੱਤਰ ਕਰਦੀ ਸ਼ਾਹਣੀ ਵੀ ਆ ਗਈ ਅਤੇ _ਬਨੀਏ ਨੇ (ਘਰ ਦੇ) ਚੌਬੂਤਰੇ (ਉਤੇ) ਜਾ ਕੇ 
(ਸਭ _ਨੂੰ) ਦਸਿਆ।੭। 


ਦੰਹਰਾ” 
ਪੰਜ _ਪਿਆਦੇ (ਸਿਪਾਹੀ) ਨਾਲ ਲੈ ਕੇ (ਉਨ੍ਹਾਂ ਨੂੰ) ਚੋਰ ਵਿਖਾ ਦਿੱਤਾ। ਇਹ ਰਸਤੇ 
ਵਿਚ ਆ ਰਿਹਾ ਸੀ, ਮੈਂ ਇਸ ਨੂੰ ਬੁਲਾ ਕੇ ਪੁੱਤਰ ਬਣਾ ਲਿਆ ਹੈ।੮। 


੨੨੨ ਸੀ _ਦਸਮ-ਗੁੰਥ _ਸਾਹਿਬ 


ਚੱਪਣਾ 
ਅਮਿਤ ਦਰਬੁ ਹਮਰੇ ਬਿਧਿ ਦਯੋ। ਪੂਤ ਨ ਧਾਮ ਹਮਾਰੇ _ਭਯੋ। 
ਯਾ ਕਉ ਹਮ ਕਹਿ ਪੂਤ ਉਚਾਰੋ। ਤਾ ਤੇ ਤੁਮ ਮਿਲਿ ਕੈ ਨਹਿ ਮਾਰੋ। ੯। 
ਪੂਤ ਪੂਤ _ਬਨਿਯਾ _ਕਹਿ _ਰਹਿਯੋ। _ਪੰਚ _ਪਯਾਦਨ ਤਸਕਰ _ਗਹਿਯੋ। 
ਤਾ ਕੋ ਕਹਿਯੋ ਏਕ ਨਹਿ ਕੀਨੋ। ਲੈ ਤਸਕਰ ਫਾਸੀ ਸੋ _ਦੀਨੋ। ੧0। ੧। 
ਮਤੁ _ਨਭਨ ਸਤ) _£੬5/ 59%%/ ਅਠਹੰ/ 
ਦੰਹਰਾ 
ਮਹਾ ਸਿੰਘ ਕੇ ਘਰ ਬਿਖੈ ਤਸਕਰ ਰਹੈ ਅਪਾਰ। 
ਨਿਤਿਪੁਤਿ ਤਾ ਕੇ ਲ੍ਯਾਵਹੀ ਅਧਿਕ _ਖਜਾਨੋ _ਮਾਰਿ। ੧। 
ਚੱਪਣਾ 
ਹਰਨ _ਦਰਬੁ _ਤਸਕਰ _ਚਲਿ _ਆਯੋ। ਸੋ ਗਹਿ ਲਯੋ ਜਾਨ ਨਹਿ_ਪਾਯੋ। 
ਮਹਾ ਸਿੰਘ ਤਾ ਕੋ ਯੋ _ਕਹਿਯੋ। ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ। ੨। 


ਦੰਹਰਾ” 
ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹੂਹੈ ਤਰਵਾਰਿ। 
ਤੁਮ ਡਰਿ ਕਛੁ ਨ ਉਚਾਰਿਯੋ ਲੈ ਹੋ ਜਿਯਤ ਉਬਾਰਿ। ੩। 


ਚੱਪਾਣ? 
ਤੁਮ ਕੋ ਮਾਰਨ ਕੌ ਲੈ ਜੈਹੈ। ਕਾਢਿ ਭਗਵੌਤੀ ਠਾਢੇ ਹੈ _ਹੈ। 
ਢੀਠਤੁ ਆਪਨ _ਚਿਤ ਮੈ _ਗਹਿਯਹੁ। ਤ੍ਰਾਸ _ਮਾਨਿ ਕਛੁ _ਤਿਨੈ ਨ ਕਹਿਯਹੁ। ੪। 
ਦੰਹਰਾ 
ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ। 
ਤੁਰਤ ਘਾਵ ਤਾ ਕੋ _ਕਿਯੋ ਹਨਤ ਨ ਲਾਗੀ _ਬਾਰਿ। ੫। 
ਤਾ ਕੋ ਹਨਿ ਡਾਰਤ ਭਯੋ ਕਛੂ ਨ ਪਾਯੋ _ਖੇਦ। 
ਗਾਵ ਸੁਖੀ ਅਪਨੇ _ਬਸਿਯੋ _ਕਿਨੂੰ ਨ ਜਾਨ੍ਯੋ _ਭੇਦ। ੬। ੧। 


ਮਤੁ ਨਭ#ਆ ਸਤ _੬੨/ 559%੨/ %ਫਲੰ/ 


ਚੱਪਣਾ 
ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ। ਬਹੁ ਭਾਤਨਿ ਕੋ ਧਨ ਤਾ ਕੇ ਘਰ। 
ਚਾਰੁ ਚਛੁ ਤਾ ਕੀ ਤ੍ਰਿਯ ਰਹਈ। ਜੋ ਵਹੁ ਕਹੈ ਸੁ ਰਾਜਾ ਕਰਈ। ੧। 


ਚਰਿਤ੍ਰ ਪਾਖਿਆਨ ੨੨੩ 


ਜੱਪਣਾ 
ਪਰਮਾਤਮਾ ਨੇ ਸਾਨੂੰ ਬੇਅੰਤ ਧਨ ਦਿੱਤਾ ਹੈ। _ਸਾਡੇ ਘਰ _ਕੋਈ ਪੁੱਤਰ ਨਹੀਂ ਹੋਇਆ 
ਹੈ। ਇਸ ਨੂੰ ਅਸੀਂ ਪੁੰਤਰ ਕਿਹਾ ਹੈ। (ਇਸ ਲਈ) ਤੁਸੀਂ ਇਸ ਨੂੰ ਮਿਲ ਕੇ ਨ ਮਾਰੋ।੯। 
ਬਨੀਆ ਪੁੱਤਰ ਪੁੱਤਰ” ਕਹਿੰਦਾ ਰਿਹਾ, ਪਰ ਪੰਜ ਸਿਪਾਹੀਆਂ ਨੇ ਚੋਰ ਨੂੰ ਫੜ _ਲਿਆ। 
ਬਨੀਏ ਦੀ ਇਕ ਨ ਮੰਨੀ ਅਤੇ ਚੋਰ ਨੂੰ ਫਾਂਸੀ ਦੇ ਦਿੱਤੀ। ੧0। 


/ਏਥੋਂ ਗੰ ਲਾਠਤੁੱਪ/ਕਆਨ ਦੇ ਪਰਸ ਲਾੰਨਤ੍ਹ ਦੇ ਮਹਾਂ ਭੂਪ ਸੰਵਾਦ ਦੇ ੬5ਵੇ' ਲਾਰੜ੍ਹ ਦੀ ਸ਼ਆਪਤੀ 
ਭਾ ਲਭ _ਹੰ/ _£&5/ 59%%/ ਚਲਦਾ? 


ਦੰਹਰਾ 

ਮਹਾ ਸਿੰਘ ਦੇ ਘਰ ਵਿਚ ਬਹੁਤ ਚੋਰ ਰਹਿੰਦੇ ਸਨ। ਨਿੱਤ ਪ੍ਰਤਿ ਬਹੁਤ ਖੁਜ਼ਾਨੇ (ਧਨ 
ਦੌਲਤ) ਲੁਟ ਕੇ ਉਸ ਨੂੰ ਲਿਆ ਕੇ ਦਿੰਦੇ।੧। 
ਚੱਪਾਣ 


ਇਕ ਚੋਰ ਧਨ ਚੁਰਾਉਣ ਲਈ (ਉਥੇ) ਆ ਗਿਆ। ਉਸ ਨੂੰ (ਮਹਾ ਸਿੰਘ ਨੇ) 
ਲਿਆ ਅਤੇ ਜਾਣ ਨ ਦਿੱਤਾ। ਮਹਾ ਸਿੰਘ ਨੇ ਉਸ ਨੂੰ ਤਰ੍ਹਾਂ ਕਿਹਾ -- ਤੂੰ 
ਵਿਚ ਪਕਾ _ਰਹੀਂ।੨। 


ਬਹ 


ਤੈਨੂੰ _ਮਾਰਨ ਲਈ ਲੈ _ਜਾਣਗੇ। _ਤਲਵਾਰਾਂ ਕਢ ਕੇ _ਖੜੋਤੇ ਹੋਣਗੇ। (ਤੂੰ) ਆਪਣੇ 
ਚਿਤ ਵਿਚ ਦ੍ਰਿੜ੍ਹ ਰਹੀਂ ਅਤੇ ਡਰ ਮੰਨ ਕੇ ਉਨ੍ਹਾਂ ਨੂੰ ਕੁਝ ਨ ਕਹੀਂ।੪। 


ਦੰਹਰਾ 
ਉਸ ਤੋਂ ਬਹੁਤ _ਢੀਠਾਈ ਕਰਵਾ ਕੇ ਤਲਵਾਰ ਕਢ ਲਈ ਅਤੇ ਉਸ _ਉਤੇ ਤੁਰਤ 
ਵਾਰ _ਕਰ ਦਿੱਤਾ ਅਤੇ ਮਾਰਨ ਵਿਚ ਜ਼ਰਾ ਦੇਰ ਨ _ਲਗੀ।੫। 


ਉਸ ਨੂੰ ਮਾਰ ਕੇ ਜ਼ਰਾ ਜਿੰਨਾ ਵੀ ਦੁਖੀ ਨ ਹੋਇਆ। (ਉਹ) ਆਪਣੇ ਪਿੰਡ ਵਿਚ ਸੁਖੀ 


ਵਸਣ ਲਗਾ ਅਤੇ ਉਸ ਦਾ ਭੇਦ ਕਿਸੇ ਨੇ ਵੀ ਨ ਪਾਇਆ। ੬। 


/ਏਲੋਂ ਨੰ ਯਾਰਤੁੱਪ/ਮਆਨ ਦੇ ਪਰਲ ਯਾੰਠੜਹ ਦੇ ਮੰਡੀ ਭੂਆ #ੰਵਾਏ ਦੇ ੬੨ਵ' ਲਾਠੇਤਹ ਦੀ ਸਮਪਤੀ 
ਭਾ ਲਭ ਹੈ/ _੬੨/ 559%2/ ਚਲਦਾ? 


ਚੱਪਲਾਂ 


ਕਰਦਾ।੧। 


੨ ੨ ਓਂ 


ਸੀ _ਦਸਮ-ਗ੍ੰਥ _ਸਾਹਿਬ 


ਅਤਿ ਸੁੰਦਰਿ ਵਹੁ ਨਾਰਿ ਸੁਨੀਜੈ। ਤਾ ਕੋ _ਪਟਤਰ ਕਾ ਕੋ _ਦੀਜੈ। 
ਰਾਜਾ ਅਧਿਕ ਪ੍ਯਾਰ ਤਿਹ ਰਾਖੈ। ਕਟੁ ਬਚ ਕਦੀ ਨ ਮੁਖ ਤੇ ਭਾਖੈ। ੨। 


ਬੰਗਸ _ਕੇ ਰਾਜੇ _ਕਹਲਾਵੈ। _ਭਾਤਿ _ਭਾਤਿ ਕੇ ਭੋਗ ਕਮਾਵੈ। 
ਇਕ ਸੁੰਦਰ ਨਰ ਰਾਨੀ ਲਹਿਯੋ। ਤਬ ਹੀ _ਆਨਿ ਮੈਨ ਤਿਹ ਗਹਿਯੋ। ੩। 


ਤਾ ਸੌ ਨੇਹੁ ਰਾਨਿਯਹਿ ਕੀਨੋ। ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ। 


ਤਿਹ ਜਾਰਹਿ ਇਹ ਭਾਤਿ ਸਿਖਾਯੋ। ਆਪੁ _ਚਰਿਤ ਇਹ ਭਾਤਿ ਬਨਾਯੋ। _੪। 


ਦੰਹਰਾ 
ਦਰਵਾਜੇ ਇਹ ਕੋਟ ਕੇ ਰਹਿਯੋ ਸਵੇਰੇ _ਲਾਗਿ। 
ਅਤਿ ਦੁਰਬਲ ਕੋ ਭੇਸ ਕਰਿ ਸਭ _ਬਸਤ੍ਰਨ ਕੋ _ਤ੍ਯਾਗ। ੫। 


ਚੱਪਾਣ? 
ਤਾ ਕੇ ਗ੍ਰਿਹ ਜਬ ਨ੍ਰਿਪ ਪਗ ਧਾਰਿਯੋ। ਬਿਖੁ ਦੈ ਤਾਹਿ ਮਾਰਿ ਹੀ ਡਾਰਿਯੋ। 
ਦੀਨ ਬਚਨ _ਤਬ _ਤ੍ਰਿਯਹਿ ਉਚਾਰੇ। ਮੋਹਿ ਤ੍ਯਾਗ ਗੇ ਰਾਜ _ਹਮਾਰੇ। ੬। 


ਮਰਤੀ ਬਾਰ ਨ੍ਰਿਪਤਿ ਮੁਹਿ ਕਹਿਯੋ। ਸੋ_ਮੈ ਬਚਨ ਹਿਹਿਦੈ ਦ੍ਰਿੜ ਗਹਿਯੋ। 
ਰਾਜ ਸਾਜ ਦੁਰਬਲ ਕੋ _ਦੀਜੋ। ਮੋਰੋ _ਕਹਿਯੋ _ਮਾਨਿ ਤ੍ਰਿਯ _ਲੀਜੋ। _੭। 


ਦੰਹਰਾ” 
ਅਤਿ ਸੁੰਦਰ _ਦੁਰਬਲ ਘਨੋ ਕੋਟ ਦੁਆਰੇ ਹੋਇ। 
ਰਾਜ ਸਾਜ ਤਿਹ _ਦੀਜਿਯਹੁ ਲਾਜ ਨ _ਕਰਿਯਹੁ _ਕੋਇ। ੮। 


ਚੱਪਾਣ? 
ਹਮ ਤੁਮ ਕੋਟ ਦੁਆਰੇ ਜੈਹੈ। ਐਸੇ ਪੁਰਖ ਲਹੈ ਤਿਹ ਲਯੈਹੈ। 
ਰਾਜ ਸਾਜ ਤਾਹੀ ਕੋ _ਦੀਜੈ। ਮੇਰੋ ਬਚਨ _ਸੁਵਨ ਸੁਨਿ ਲੀਜੈ। ੯। 


ਮਰਤੇ ਪਤਿ ਮੁਹਿ ਬਚਨ ਉਚਾਰੇ। ਸੋ ਹੋ _ਉਚਰਤ ਸਾਥ _ਤੁਮਾਰੇ। 
ਦਿਜ ਬਰ ਸ੍ਰਾਪ ਭੂਪ ਕੋ ਦਿਯੋ। ਤਾ ਤੇ ਭੇਖ ਰੰਕ ਕੋ ਕਿਯੋ। ੧0। 


ਦੰਹਰਾ 
ਇਹੀ ਕੋਟ ਕੇ ਦ੍ਰਾਰ ਮੈ ਬਸਿਯਹੁ ਭੂਪਤਿ ਜਾਇ। 
ਦੇਹਿ ਨ੍ਰਿਪਤਿ ਕੀ ਤ੍ਯਾਗ ਕੈ ਦੇਹ ਰੰਕ ਕੀ _ਪਾਇ। _੧੧। 
ਤਬ ਰਾਜੈ ਤਾ ਸੋ ਕਹਿਯੋ ਹੂੈਹੈ ਕਬੈ ਉਧਾਰ। 
ਜੋ ਨ੍ਰਿਪ ਸੋ _ਦਿਜਬਰ ਕਹਿਯੋ_ਸੋ_ਮੈ ਕਹੋ ਸੁਧਾਰ। ੧੨। 


ਚਰਿਤ੍ਰ ਪਾਖਿਆਨ ੨੨੫ 


ਉਹ _ਇਸਤਰੀ ਅਤਿ ਸੁੰਦਰ ਸੁਣੀ ਜਾਂਦੀ ਸੀ। ਉਸ ਦੀ ਤੁਲਨਾ ( 
ਨਾਲ ਕੀਤੀ ਜਾਵੇ। ਰਾਜਾ ਉਸ ਨੂੰ ਬਹੁਤ ਪਿਆਰ ਨਾਲ ਰਖਦਾ ਸੀ। ਉਸ ਨੂੰ 
ਬੋਲ ਨਹੀਂ ਬੋਲਦਾ _ਸੀ।੨। 

ਉਹ _ਬੰਗਸ ਦੇ ਰਾਜੇ ਅਖਵਾਉਂਦੇ ਸਨ ਅਤੇ ਭਾਂਤ ਭਾਂਤ ਦੇ ਭੋਗ ਕਰਦੇ ਸਨ। ਰਾਣੀ 
ਨੇ ਇਕ ਸੁੰਦਰ ਪੁਰਸ਼ ਵੇਖਿਆ ਅਤੇ ਤਦ ਹੀ ਕਾਮ ਦੇ ਵਸ ਹੋ ਗਈ। ੩। 

ਉਸ ਨਾਲ ਰਾਣੀ ਨੇ ਪ੍ਰੇਮ ਕੀਤਾ ਅਤੇ _ਘਰ ਤੋਂ ਬਹੁਤ ਸਾਰਾ ਧਨ ਕਢ ਕੇ ਦੇ 
ਦਿੱਤਾ। ਉਸ ਨੇ ਯਾਰ ਨੂੰ ਇਸ ਤਰ੍ਹਾਂ ਸਿਖਾਇਆ ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ 
ਬਣਾਇਆ।੪। 


ਦੰਹਰਾ 


ਉਸ ਦੇ ਘਰ ਰਾਜੇ ਨੇ ਪੈਰ ਰਖਿਆ। ਉਸ ਨੂੰ ਜ਼ਹਿਰ ਦੇ ਕੇ ਮਾਰ ਹੀ ਦਿੱਤਾ। 
ਨੇ ਬੜੇ ਨਿਮਾਣੇ ਸ਼ਬਦ ਕਹੇ ਕਿ ਮੈਨੂੰ ਮੇਰੇ ਰਾਜਾ ਤਿਆਗ 


ਗਏ 
ਮਰਨ ਵੇਲੇ ਰਾਜੇ ਨੇ ਮੈਨੂੰ ਕਿਹਾ ਸੀ ਅਤੇ ਉਹ ਬਚਨ ਮੈਂ_ਹਿਰਦੇ ਵਿਚ ਦ੍ਰਿੜ੍ਹ _ਕੀਤਾ 
ਹੋਇਆ ਹੈ ਕਿ (ਮੇਰਾ) ਰਾਜ ਸਾਜ _ਕਿਸੇ ਗ਼ਰੀਬ (ਅਥਵਾ! ਨਿਤਾਣੇ) ਬੰਦੇ ਨੂੰ ਦੇ ਦੇਣਾ 
ਅਤੇ ਹੇ ਇਸਤਰੀ! ਮੇਰਾ ਕਿਹਾ ਜ਼ਰੂਰ ਮੰਨ _ਲੈਣਾ।੭। 

ਦੰਹਾਰਾ 


ਜੋ ਕੋਈ ਅਤਿ ਸੁੰਦਰ ਅਤੇ ਬਹੁਤ ਗ਼ਰੀਬ _(ਨਿਤਾਣਾ) ਕਿਲ੍ਹੇ ਦੇ ਦਰਵਾਜ਼ੇ ਉਤੇ 
ਨੂੰ ਰਾਜ ਸਾਜ ਦੇ ਦੇਣਾ ਅਤੇ ਕੋਈ ਸੈਕੋਚ ਨ __ਕਰਨਾ।੮। 


ਕੀਤਾ ਹੈ।੧0। 
ਦੰਹਰਾ 

ਇਸੇ ਕਿਲ੍ਹੇ ਦੇ ਦਰਵਾਜ਼ੇ ਤੇ ਰਾਜਾ ਵੀ ਜਾ ਬੈਠਾ ਹੈ। (ਉਸ ਨੇ) ਰਾਜੇ ਦੀ ਦੇਹ 
ਤਿਆਗ ਕੇ ਗ਼ਰੀਬ ਦੀ __ਦੇਹ ਪਾ ਲਈ ਹੈ।੧੧। ਤਾਂ ਰਾਜੇ ਨੇ ਉਸ (ਬ੍ਰਾਹਮਣ) ਨੂੰ ਕਿਹਾ 
ਕਿ ਮੇਰਾ ਕਦੇ ਉੱਧਾਰ ਹੋਵੇਗਾ। ਜੋ ਉਤਮ ਬ੍ਰਾਹਮਣ ਨੇ ਰਾਜੇ ਨੂੰ ਕਿਹਾ, ਉਹੀ ਮੈਂ (ਤੁਹਾਨੂੰ) 
ਦਸਦੀ ਹਾਂ।੧੨। 


੨੨੬ ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਕਛੁ ਦਿਨ ਦੁਰਗ ਦ੍ਰਾਰ ਮੋ ਰਹਿ ਹੋ। ਅਤਿ ਦੁਖ ਦੇਹ ਆਪਨੀ ਲਹਿ _ਹੋ। 
ਖੋਜਤ ਤਬ ਰਾਨੀ ਹ੍ਯਾ _ਐਹੈ। ਤੁਮ ਕੋ ਰਾਜ ਆਪਨੋ ਦੈ ਹੈ। ੧੩। 


ਦੰਹਰਾ 
ਰਾਜ ਵੈਸ ਹੀ ਕਰੈਗੋ ਰੂਪ ਨ ਵੈਸਾ ਹੋਇ। 
ਜ੍ਯੋ ਰਾਜਾ ਮੁਹਿ ਕਹਿ ਮੂਏ ਤੁਮੈ ਕਹਤ ਮੈ ਸੋਇ। ੧੪। 


ਚੱਪਣਾ 
ਹਮ ਤੁਮ ਮਿਲਿ ਖੋਜਨ ਤਹ ਜੈਯੈ। ਜੋ ਨ੍ਰਿਪ ਕਹਿਯੋ ਸੁ ਕਾਜ ਕਮੈਯੈ। 
ਤਬ ਹੋ ਜਿਯਤ ਜਗਤ ਮੈ _ਰਹਿਹੋਂ। ਐਸੇ ਰੂਪ ਭੂਪ ਜਬ _ਲਹਿਹੋ। ੧੫। 


ਰਾਨੀ ਕੋ ਲੈ ਮੌਤ੍ਰੀ ਧਾਯੋ। ਤਵਨ ਪੁਰਖ ਕਰਿ ਨ੍ਰਿਪ ਠਹਰਾਯੋ। 
ਸਕਲ ਦੇਸ ਕੋ ਰਾਜਾ _ਕੀਨੋ। ਰਾਜ ਸਾਜ ਸਭ ਤਾ ਕੋ _ਦੀਨੋ। ੧੬। 
ਦੰਹਰਾ 
ਨਿਜੁ ਨ੍ਰਿਪ ਆਪੁ ਸੰਘਾਰਿ ਕੈ _ਰਾਨੀ ਚਰਿਤ _ਬਨਾਇ। 
ਰੈਕਹਿ ਲੈ ਰਾਜਾ ਕਿਯੋ ਹਿਰਦੈ ਹਰਖ ਉਪਜਾਇ। ੧੭। ੧। 
/&ਤਾ ਡੀ ਗਾਰੇਤਹ ਪਲ੍ਹਲਾਨੇ ,ਡ੍ਯਾ ਲਾਰੈਤ੍ੰ ਮੰਡੀ ਭੂਪ ਸੰਭਾਦੇ/ਤਰਸਨਵੇਂ ਲਾਰੇਤੂ_ ਨਘਤਨਾ 
ਮਤ ਨਭਮਆ ਨ੍ਤ/ ੬ਤ/ 59੨੯/ %ਫਲੀ/ 
ਦੱਪਲ? 
ਮੈਂਗਲ ਸਿੰਘ ਰਾਵ ਇਕ ਰਹਈ। ਰਘੁ ਬੰਸੀ ਜਾ ਕੋ ਜਗ ਕਹਈ। 
ਤਾ ਕੇ ਭਵਨ ਏਕ ਬਰ ਨਾਰੀ। ਜਨੁ ਬਿਧਿ ਅਪਨ ਕਰਨ _ਗੜਿ _ਭਾਰੀ। ੧। 


ਨੱਰਠਾ 
ਦੰਤ ਪ੍ਰਭਾ ਤਿਹ ਨਾਮ ਜਾ_ਕੋ ਜਗ ਜਾਨਤ ਸਭੈ। 
ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ। ੨। 
ਦੰਹਾਰਾ 
ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ। 
ਬੇਦ _ਬ੍ਯਾਕਰਨ _ਸਾਸਤੁ _ਖਟ ਪੜੀ ਕੋਕ _ਸੰਗੀਤਿ। _੩। 
ਸੋ_ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ। 
ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ। ੪। 
ਦੱਪਲ? 
ਏਕ ਅੰਗੂਠੀ ਨ੍ਰਿਪ ਕਰ ਲਈ। ਲੈ ਤਵਨੈ ਚੇਰੀ ਕੌ ਦਈ। 
ਤਾਹਿ ਕਥਾ ਇਹ ਭਾਤਿ _ਸਿਖਾਈ। _ਕਹਿਯਹੁ ਪਰੀ ਮੁੰਦ੍ਰਿਕਾ ਪਾਈ। ੫। 


ਚਰਿਤ੍ਰ ਪਾਖਿਆਨ ੨੨੭ 


ਜੱਪਣਾ 

(ਤੁਸੀਂ) ਕੁਝ ਦਿਨ ਕਿਲ੍ਹੇ ਦੇ ਦੁਆਰ ਉਤੇ ਰਹੋ ਅਤੇ ਆਪਣੀ ਦੇਹ ਨੂੰ ਦੁ 
ਦਿੰਦੇ ਹੋਏ ਟਿਕੇ _ਰਹੋਂ। (ਫਿਰ) ਰਾਣੀ ਲਭਦੀ ਹੋਈ ਇਥੇ ਆਵੇਗੀ ਅਤੇ ਤੁਹਾਨੂੰ ਆਪਣਾ 
ਰਾਜ ਦੇਵੇਗੀ।੧੩। 
ਦੰਹਰਾ 

ਭਾਵੇਂ ਤੁਹਾਡਾ ਰੂਪ ਓਹੋ ਜਿਹਾ ਨਹੀਂ ਹੋਵੇਗਾ, ਪਰ _ਰਾਜ ਉਸੇ ਤਰ੍ਹਾਂ _ਕਰੋਗੇ। ਜੋ 
ਰਾਜਾ ਮੈਨੂੰ ਮਰਨ ਵੇਲੇ ਕਹਿ _ਗਏ ਸਨ, ਉਹ ਮੈਂ ਤੁਹਾਨੂੰ _ਕਹਿ ਦਿੱਤਾ ਹੈ।੧੪। 
ਚੱਪਣਾ 

ਮੈਂ ਅਤੇ ਤੁਸੀਂ ਉਸ ਨੂੰ ਖੋਜਣ ਜਾਂਦੇ ਹਾਂ ਅਤੇ ਜੋ ਰਾਜੇ ਨੇ ਕਿਹਾ ਸੀ, ਉਸੇ ਅਨੁਸਾਰ 
ਕਾਰਵਾਈ ਕਰਦੇ ਹਾਂ। ਮੈਂ ਤਦ ਹੀ ਜਗਤ _ਵਿਚ _ਜੀਉਂਦੀ ਰਹਿ _ਸਕਾਂਗੀ, ਜਦ ਇਸ ਰੂਪ 
ਵਾਲਾ ਰਾਜਾ ਪ੍ਰਾਪਤ ਕਰ _ਲਵਾਂਗੀ।੧੫। 

ਰਾਣੀ ਨੂੰ ਲੈ ਕੇ ਮੰਤ੍ਰੀ (ਉਥੇ) ਗਿਆ ਅਤੇ ਉਸ ਪੁਰਸ਼ ਨੂੰ ਰਾਜਾ ਬਣਾ ਦਿੱਤਾ। ਉਸ 
ਸਾਰੇ ਦੇਸ ਦਾ ਰਾਜਾ ਬਣਾ ਦਿੱਤਾ ਅਤੇ _ਸਾਰਾ _ਰਾਜ-ਸਾਜ ਉਸ ਨੂੰ ਦੇ ਦਿੱਤਾ।੧੬। 
ਹਰਾ 

ਆਪਣੇ ਰਾਜੇ ਨੂੰ ਮਾਰ ਕੇ ਰਾਣੀ ਨੇ ਚਰਿਤ੍ਰ ਖੇਡਿਆ ਅਤੇ ਗ਼ਰੀਬ ਤੋਂ ਰਾਜਾ ਬਣਾ ਕੇ 
ਮਨ ਵਿਚ _ਬਹੁਤ _ਪੁਸੰਨ _ਹੋਈ।੧੭। 

ਏਥੋਂ ਲੂੰ ਗੰਰੇਤੂੱਪ/ੰਮਆਨ ਤੁ ਗੜ ਦੇ ਮੁੰਤੀੰ ਭੂਪ ਸੰਕਾਦ ਦੇ ੬ਤਵੇਂ'` ਗਾਰੇੜ੍ਹ ਦੀ ਗਆਪਤਨ 

ਭਾ ਲਭ ਹੰ/ ੬ਤ/ 55੨੯7 ਚਲਦਾ? 


ਪੁ 0੨੧੨ 


ਜੱਪਣਾ 
ਹੁ ਨੂੰ ਲੋਕੀ ਰਘੂਬੰਸੀ ਕਹਿੰਦੇ ਸਨ। ਉਸ ਦੇ 
ਘਰ ਇਕ ਸੁੰਦਰ ਇਸਤਰੀ _ਸੀ। ਮਾਨੋ _ਵਿਧਾਤਾ ਨੇ ਆਪਣੇ ਹੱਥਾਂ ਨਾਲ ਘੜ ਕੇ ਬਣਾਈ 


੮ 


ਉਸ (ਇਸਤਰੀ) ਦਾ ਨਾਂ _ਦੰਤ ਪੁਭਾ _ਸੀ। ਜੋ ਸਾਰਾ ਜਗਤ ਜਾਣਦਾ ਸੀ। ਉਸ ਦੀ 
ਸੁੰਦਰ ਸ਼ੋਭਾ ਨੂੰ ਵੇਖ ਵੇਖ ਕੇ ਦੇਵਤੇ ਅਤੇ ਇੰਦਰ _ਥਕ ਜਾਂਦੇ ਸਨ।੨। 
ਦੰਹਰਾ” 

ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁਣ ਇਕ ਦਾਸੀ ਸੀ। (ਉਹ) ਵੇਦ, 
ਵਿਆਕਰਣ, ਛੇ ਸ਼ਾਸਤੁ _ਅਤੇ ਕੋਕ ਸ਼ਾਸਤ੍ਰ _ਤੇ _ਸੰਗੀਤ ਪੜ੍ਹੀ ਹੋਈ ਸੀ।੩। ਉਸ ਦਾ ਰੂਪ 
ਵੇਖ ਕੇ ਰਾਜਾ ਉਸ ਨਾਲ ਅਟਕ ਗਿਆ। ਪਰ (ਆਪਣੀ) ਇਸਤਰੀ ਤੋ ਸੰਗਦਿਆਂ 
(ਅਰਥਾਤ! _ਡਰਦਿਆਂ) ਉਸ ਨੂੰ ਕੁਝ ਦੇ ਨਹੀਂ _ਸਕਦਾ _ਸੀ।੪। 
ਚੱਪਾਣ 

ਇਕ ਅੰਗੂਠੀ ਰਾਜੇ ਨੇ ਹੱਥ ਵਿਚ ਲਈ ਅਤੇ ਲੈ ਕੇ ਉਸ ਦਾਸੀ ਨੂੰ ਦੇ ਦਿੱਤੀ। ਉਸ 
ਨੂੰ ਇਹ ਗੱਲ ਸਮਝਾ ਦਿੱਤੀ ਕਿ ਕਹਿਣਾ, (ਮੈਨੂੰ) ਡਿਗੀ ਹੋਈ ਮਿਲੀ ਹੈ।੫। 


੨੨੮ 


ਸੀ _ਦਸਮ-ਗ੍ਰੰਥ _ਸਾਹਿਬ 


ਏਕ ਦਿਵਸ ਨ੍ਰਿਪ ਸਭਾ _ਬਨਾਈ। ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ। 
ਨ੍ਰਿਪਤਿ ਕਹੀ ਮੁੰਦੀ ਮਮ _ਗਈ। _ਵਹੁ ਕਹਿ ਉਠੀ ਚੀਨਿ ਮੈ ਲਈ। ੬। 


ਯਹ ਮੁੰਦ੍ਰਿਕਾ ਕਹਾ ਤੇ ਪਾਈ। _ਡਾਰੀ ਹੁਤੀ ਦ੍ਰਿਸਟਿ ਮਮ ਆਈ। 
ਸੋ ਮੈ ਕਰਿ ਉਠਾਇ ਕਰ ਲਈ। ਲੈ ਰਾਜਾ ਜੀ ਤੁਮ ਕੌ ਦਈ। ੭। 


ਦਾਹਰਾ 
ਜਾ ਕੋ ਪਰਮੇਸੁਰ ਦਈ ਮੈ ਤਾਹੂ ਕੋ ਦੀਨ। 
ਭੇਦ ਨ ਕਾਹੂ ਤ੍ਰਿਯ ਲਹਿਯੋ_ਨ੍ਰਿਪ _ਛਲ ਗਯੋ _ਪ੍ਰਬੀਨ। ੮। ੧। 


ਮਤੁ ਨਭ# ਨ੍ਤ/ ੬8/ 95₹੭/ %ਫਲੂੰ/ 


ਚੱਪਲਾਂ 


ਰਾਇਕ ਰਾਠ ਮਹੋਬੇ ਰਹੈ। ਮਿਤ੍ਰ ਸਿੰਘ ਜਾ ਕੋ ਜਗ ਕਹੈ। 
ਦਛਿਨ ਪੈਂਡ ਚਲਨ ਨਹਿ _ਦੇਈ। ਕੂਟਿ ਲੂਟਿ ਲੋਗਨ ਕਹ _ਲੇਈ। ੧। 


ਜੋ _ਲਿੰਡਿਯਾਇ ਤਿਹ ਕੌ ਧਨ ਲ੍ਯਾਵੈ। ਜੋ _ਐਠੇ ਤਿਹ ਮਾਰਿ _ਗਿਰਾਵੈ। 
ਲੂਟਿ ਕੂਟਿ ਸਭ ਹੀ ਕੌ ਲੇਈ। ਅਧਿਕ ਦਰਬੁ ਇਸਤ੍ਰੀ ਕੌ ਦੇਈ। ੨। 


ਏਕ ਦਿਵਸ ਧਾਰਾ ਕੋ _ਗਯੋ। _ਸੂਰਮਾਨ ਸੰਗ ਭੇਟਾ ਭਯੋ। 
ਹੈ ਦੌਰਾਇ ਚਲਤ ਗਿਰ _ਪਰਿਯੋ। _ਤਬ ਤਿਨ ਆਨ ਸੂਰਮਨ ਧਰਿਯੋ। ੩। 


ਹਰਾ 
ਬਾਧਿ _ਕਾਲਪੀ ਲੈ ਗਏ ਤਾਹਿ ਹਨਨ ਕੇ ਭਾਇ। 
ਤਨਕ _ਭਨਕ ਸੁਨਿ _ਤਿਹ ਤ੍ਰਿਯਾ ਤਹਾ ਪਹੂੰਚੀ ਆਇ। _੪। 


ਚੱਘਣ?/ 
ਚੁਨਿ ਚੁਨਿ ਗੋਬਰ ਹੈ ਪਰ ਧਰੈ। ਕਾਹੂ ਕੀ ਸੰਕਾ ਨਹਿ _ਕਰੈ। 
ਪਤਿ ਕੌ ਬਧ ਨ ਹੋਇ ਯੌ ਧਾਈ। _ ਇਹ ਮਿਸਿ ਨਿਕਟਿ ਪਹੂਚੀ ਆਈ। ੫। 


ਚਰਿਤ੍ਰ ਪਾਖਿਆਨ ੨੨੯ 


ਇਕ ਦਿਨ ਰਾਜੇ ਨੇ ਸਭਾ ਬੁਲਾ ਲਈ ਅਤੇ ਸਾਰੀਆਂ ਇਸਤਰੀਆਂ ਨੂੰ ਘਰੋਂ ਬੁਲਾ 
ਲਿਆ। ਰਾਜੇ ਨੇ ਕਿਹਾ! ਮੇਰੀ ਮੁੰਦਰੀ (ਗੁੰਮ ਹੋ) ਗਈ _ਹੈ। ਉਹ ਦਾਸੀ ਉਠ ਕੇ ਕਹਿਣ 
ਲਗੀ ਮੈਨੂੰ ਮਿਲੀ ਹੈ, _ਪਛਾਣ _ਲਵੋ।੬। 

(ਰਾਜੇ ਨੇ ਪੁਛਿਆ-) ਇਹ ਮੁੰਦਰੀ (ਤੈਨੂੰ) ਕਿਥੋਂ ਮਿਲੀ ਹੈ। (ਰਸਤੇ ਵਿਚ) ਪਈ ਸੀ, 
ਮੇਰੇ ਨਜ਼ਰ ਚੜ੍ਹ _ਗਈ। _ਉਹ ਮੈਂ ਹੱਥ ਨਾਲ ਉਠਾ ਲਈ। ਹੇ ਰਾਜਨ! ਹੁਣ ਮੈਂ ਤੁਹਾਨੂੰ ਦਿੰਦੀ 
ਹਾਂ।੭। 


ਦੰਹਰਾ 


ਦੀ ਇਸਤਰੀ ਨੇ 
ਦਲਿਆ।੮। 

/ਏਥੋਂ ਸੰ ਲਾਠਤੁੱਪ/ਨਆਨ ਪਰਸ ਲਾੜਾ ਦੇ ਮਾਂ ਭੂਪ ਅੰਭਾਦ ਦੇ ੬#ਵੇ' ਲਾਂਠਤਹ ਦੀ ਸਮਾਪਤੀ 

ਅੜ ਲਭ _ਹੈ/ _£੬5/ 5527੭/ ਚਲਦਾ? 

ਜੱਪਣਾ 

ਇਕ ਰਾਜਪੂਤ _ਰਾਠ ਮਹੋਬੇ ਵਿਚ ਰਹਿੰਦਾ ਸੀ। ਜਗ _ਵਿਚ ਉਹ ਮਿਤੁ _ਸਿੰਘ ਕਰ 
ਵਜਦਾ ਸੀ। ਉਹ ਦੌਖਣ ਮਾਰਗ ਉਤੇ ਲੋਕਾਂ ਨੂੰ ਚਲਣ ਨਹੀਂ ਦਿੰਦਾ ਸੀ ਅਤੇ ਮਾਰ ਕੁਟ 
ਲੁਟ ਲੈਂਦਾ _ਸੀ।੧। 

ਜੋ _ਕਾਇਰ ਹੁੰਦਾ, ਉਸ ਤੋਂ ਧਨ ਲੁਟ ਲਿਆਉਂਦਾ ਅਤੇ ਜੋ ਅਗੋਂ _ਡਟਦਾ, ਉਸ ਨੂੰ 
ਮਾਰ ਦਿੰਦਾ। (ਇਸ ਤਰ੍ਹਾਂ) ਉਹ ਸਾਰਿਆਂ ਨੂੰ ਲੁਟ ਪੁਟ ਲੈਂਦਾ ਅਤੇ ਬਹੁਤ ਧਨ ਲਿਆ ਕੇ 
ਇਸਤਰੀ ਨੂੰ _ਦਿੰਦਾ।੨। 

ਇਕ ਦਿਨ ਧਾੜਾ (ਡਾਕਾ) ਮਾਰਨ ਲਈ _ਗਿਆ, (ਪਰ) ਉਸ _ਦਾ ਸੂਰਮਿਆਂ ਨਾਲ 
ਟਾਕਰਾ _ਹੋ__ਗਿਆ। ਘੋੜਾ _ਦੌੜਾਉਂਦੇ ਹੋਇਆਂ ਡਿਗ _ਪਿਆ। ਤਦ ਉਨ੍ਹਾਂ ਸੂਰਮਿਆਂ ਨੇ ਉਸ 


&ਿ੭? &੭ 


(ਉਹ ਸੂਰਮੇ) ਉਸ ਨੂੰ ਮਾਰਨ ਲਈ ਬੰਨ੍ਹ ਕੇ _ਕਾਲਪੀ (ਸ਼ਹਿਰ) ਵਿਚ ਲੈ ਗਏ। ਉਸ 
ਦੀ ਇਸਤਰੀ ਨੂੰ ਕੁਝ _ਭਿਣਕ ਪੈਣ ਤੇ (ਉਹ) ਉਥੇ ਆ ਪਹੁੰਚੀ।੪। 


ਚੱਪਾਣ 

ਉਸ ਨੇ ਗੋਹੇ ਚੁਣ ਚੁਣ ਕੇ ਘੋੜੇ ਉਤੇ ਧਰ ਲਏ ਅਤੇ ਕਿਸੇ ਦੀ ਵੀ ਕੋਈ ਪਰਵਾਹ 
ਨ ਕੀਤੀ। ਉਹ ਕਾਹਲੀ ਕਾਹਲੀ ਚਲੀ ਕਿ ਕਿਤੇ ਉਸ ਦੇ ਪਤੀ ਦਾ ਕਤਲ ਨ ਹੋ ਜਾਏ। 
ਇਸ _ਪਜ ਨਾਲ ਉਹ ਨੇੜੇ _ਜਾ _ਪਹੁੰਚੀ।੫। 
ਦੰਹਰਾ” 


ਉਸ ਨੇ ਬਾਂਹ (ਤੋਂ ਫੜ ਕੇ) ਝਟਕੇ ਨਾਲ ਆਪਣੇ ਪਤੀ ਨੂੰ ਘੋੜੇ ਉਤੇ ਚੜ੍ਹਾ _ਲਿਆ 


ਅਤੇ ਉਸ ਚੰਡਾਲ ਦੀ ਕ੍ਰਿਪਾਨ ਲੈ ਕੇ ਉਸ ਨੂੰ ਮਾਰ ਦਿੱਤਾ।੬। 


੨੩0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਜਵਨ ਸਹਾਰ ਪਹ;ਚ੍ਯੋ ਤਿਹ ਮਾਰਿਯੋ। ਏਕੈ ਬਾਨ ਮਾਰਿ ਹੀ _ਡਾਰਿਯੋ। 
ਕਾਹੂ ਤੇ ਚਿਤ ਡਰਤ ਨ ਭਈ। ਨਿਜੁ ਪਤਿ ਲੈ ਪੁਰਵਾ ਕਹ ਗਈ। ੭। ੧। 


ਮਤੁ ਨਭ# ਸਤ) ੬੫੭ 55587 %ਠਲੂੰ/ 


ਦੰਹਰਾ 

ਦੁਹਿਤਾ ਏਕ ਵਜੀਰ ਕੀ ਰੂਪ ਸਹਰ ਕੇ ਮਾਹਿ। 
ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ। ੧। 
ਅਗਨਤ _ਧਨੁ ਬਿਧਿ ਘਰ ਦਯੋ ਅਮਿਤ ਰੂਪ ਕੌ _ਪਾਇ। 
ਲੋਕ ਚੌਦਹੂੰ ਮੈ ਸਦਾ ਰੋਸਨ ਰੋਸਨ ਰਾਇ। ੨। 
ਸਾਮ ਦੇਸ ਕੇ ਸਾਹ ਕੋ ਸੁੰਦਰ ਏਕ ਸਪੂਤ। 

ਸੂਰਤਿ ਸੀਰਤਿ ਮੈ ਜਨੁਕ ਆਪੁ _ਬਨ੍ਯੋ _ਪੁਰਹੂਤ। _੩। 
ਸੁਮਤਿ ਸੈਨ ਸੂਰਾ ਬਡੋ ਖੇਲਣ _ਚਰਿਯੋ _ਸਿਕਾਰ। 
ਸ੍ਹਾਨ ਸਿਚਾਨੇ ਸੰਗ ਲੈ ਆਯੋ _ਬਨੈ _ਮੰਝਾਰ। _੪। 
ਸੁਮਤਿ ਸੈਨ ਸਭ ਸਭਾ ਮੈ ਐਸੇ ਉਚਰੇ ਬੈਨ। 

ਜਿਹ ਆਗੇ ਆਵੈ ਹਨੈ ਔ ਕੋਊ ਮਿਰਿਗਹਿ ਹਨੈਨ। ੫। 


ਚੱਪਣਾ 
ਆਗੇ ਹ੍ਹੈ ਆਵੈ। ਵਹੈ ਆਪਨੇ ਤੁਰੈ ਧਵਾਵੈ। 
ਕੈ ਗਿਰਿ ਮਰੈ। ਯੌ ਗ੍ਰਿਹ ਕੌ ਦਰਸਨ ਨਹਿ ਕਰੈ। ੬। 
ਹੁਕਮ ਧਨੀ ਕੋ ਐਸੋ ਭਯੋ। ਰਾਜ ਪੁਤ੍ਰ ਅਗੇ ਮ੍ਰਿਗ ਗਯੋ। 
ਸੁਮਤਿ ਸਿੰਘ ਤਬ ਤੁਰੈ ਧਵਾਯੋ। ਪਾਛੈ ਲਗਿਯੋ ਹਿਰਨ ਕੋ _ਆਯੋ। _੭। 


ਮ੍ਰਿਗ ਜਾ 
ਕੈ ਮ੍ਰਿਗ 


ਚ 


ਦੰਹਰਾ 
ਪਾਛੇ ਲਾਗਿਯੋ ਹਿਰਨ ਕੇ ਰੂਪ ਪਹ;ਚ੍ਯੋ ਆਇ। 
ਦੁਹਿਤਾ ਹੇਰਿ ਵਜੀਰ ਕੀ ਰੂਪ ਰਹੀ ਮੁਰਛਾਇ। ੮। 
ਚੱਪਣਾ 
ਪਾਨ ਖਾਇ ਕਰ ਪੁਰੀ ਬਨਈ। _ਪੀਕ ਡਾਰਿ ਨ੍ਰਿਪ ਸੁਤ ਪਰ ਦਈ। 
ਸੁਮਤਿ ਸੈਨ ਮੁਰਿ ਤਾਹਿ ਨਿਹਾਰਿਯੋ। ਤਾ ਕੋ ਸੋਕ ਦੂਰਿ ਕਰਿ ਡਾਰਿਯੋ। ੯। 
ਮੰਦਰ ਧੈ ਨ੍ਰਿਪ ਸੁਤਹਿ ਬੁਲਾਯੋ। ਮਨ _ਭਾਵਤ ਕੋ ਭੋਗ _ਕਮਾਯੋ। 
ਹਰਿਨ _ਹਨਨ ਯੌ ਹੁਤੌ ਸੁ ਭਾਖ੍ਯੋ। _ਕਾਮਕੇਲ ਦੁਹੂੰਅਨ ਰਸ _ਚਾਖ੍ਯੋ। _੧0। 


ਚਰਿਤ੍ਰ ਪਾਖਿਆਨ ੨੩੧ 


ਚੱਪਲਾਂ 

ਜੋ ਸਵਾਰ ਵੀ ਉਥੇ ਪਹੁੰਚਿਆ, ਉਸ ਨੂੰ ਮਾਰ ਸੁਟਿਆ ਅਤੇ ਇਕ ਹੀ ਬਾਣ ਨਾਲ 
ਮਾਰ ਦਿੱਤਾ। (ਉਹ) ਕਿਸੇ ਤੋਂ ਵੀ ਚਿਤ ਵਿਚ ਡਰੀ ਨਹੀਂ ਅਤੇ ਆਪਣੇ ਪਤੀ ਨੂੰ ਲੈ ਕੇ 
ਨਗਰ ਵਿਚ ਵਾਪਸ ਆ ਗਈ।੭। 


/ਏਥੋਂ ਗੰ ਲਾਰੇਤੂੰਪ/ਮਆਨ ਤੂੰਆ ਗਾਠਤ ਦੇ ਅੰਤੀੰ ਭੂਪ ਨੱਭਾਦ ਦੇ ੬੫ਵੇ' ਗਾਂਠਤ੍ ਦੀ ਸਮਪਤੀ 
ਭਾ ਲਭ ਹੰ/ &੫/ 5555/ ਚਲਦਾ? 


ਦੰਹਰਾ 


ਰੂਪ ਨਗਰ _(ਸ਼ਹਿਰ) ਵਿਚ ਇਕ ਵਜ਼ੀਰ ਦੀ ਧੀ ਸੀ। ਉਸ ਵਰਗੀ ਸੁੰਦਰ ਤਿੰਨਾਂ 
ਲੋਕਾਂ ਵਿਚ ਕੋਈ ਨਹੀਂ _ਸੀ।੧। ਅਮਿਤ ਰੂਪ ਸੁੰਦਰਤਾ ਤੋਂ ਇਲਾਵਾ ਪਰਮਾਤਮਾ ਨੇ ਉਸ ਦੇ 
ਘਰ ਧਨ ਦੌਲਤ ਵੀ ਬਹੁਤ ਦਿੱਤੀ ਸੀ। ਚੌਦਾਂ ਲੋਕਾਂ ਵਿਚ ਉਹ ਰੌਸ਼ਨ ਰਾਇ ਸਦਾ ਜੋਤਿਮਾਨ 
ਸੀ।੨। 


ਸ਼ਾਮ ਦੇਸ ਦੇ ਬਾਦਸ਼ਾਹ ਦਾ ਇਕ ਸੁੰਦਰ ਪੁੱਤਰ ਸੀ। ਸ਼ਕਲ ਅਤੇ ਸੁਭਾ ਵਿਚ ਉਹ 
ਮਾਨੋ ਆਪ _ਇੰਦਰ ਬਣਿਆ ਹੋਵੇ।੩। _ਸੁਮਤਿ ਸੈਨ (ਨਾਂ ਦਾ ਉਹ) ਵੱਡਾ ਸੂਰਮਾ _ਸ਼ਿਕਾਰ 
ਖੇਡਣ _ਚੜ੍ਹਿਆ। ਕੁੱਤੇ ਅਤੇ ਬਾਜ਼ ਲੈ ਕੇ ਜੰਗਲ ਵਿਚ ਆ ਪਹੁੰਚਿਆ।੪। ਸੁਮਤਿ ਸੈਨ ਨੇ 
ਸਾਰੀ ਸਭਾ ਵਿਚ ਇਸ ਤਰ੍ਹਾਂ ਕਿਹਾ ਕਿ ਜੋ _ਹਿਰਨ ਜਿਸ ਦੇ ਸਾਹਮਣੇ ਆਏ, ਉਹੀ (ਉਸ ਨੂੰ) 
ਮਾਰੇ, ਹੋਰ ਕੋਈ ਨ ਮਾਰੇ।੫। 


ਚੱਲ? 
ਹਿਰਨ ਜਿਸ ਦੇ ਵੀ ਅਗੇ ਆਵੇ, ਉਹੀ ਆਪਣੇ ਘੋੜੇ ਨੂੰ ਦੌੜਾਏ। ਜਾਂ ਉਹ ਹਿਰਨ ਨੂੰ 
ਮਾਰ ਦੇਵੇ ਜਾਂ ਆਪ ਡਿਗ ਕੇ ਮਰ ਜਾਵੇ ਅਤੇ ਇਸ ਤਰ੍ਹਾਂ ਘਰ ਆ ਕੇ ਸ਼ਕਲ ਨ ਦਿਖਾਏ।੬। 


ਵਿਧਾਤਾ ਦਾ ਕਰਨਾ ਅਜਿਹਾ ਹੋਇਆ ਕਿ ਰਾਜ ਕੁਮਾਰ ਦੇ ਸਾਹਮਣੇ ਹੀ ਹਿਰਨ 
ਆ ਗਿਆ। ਤਦ ਸੁਮਤਿ ਸਿੰਘ ਨੇ ਘੋੜਾ ਭਜਾਇਆ ਅਤੇ ਹਿਰਨ ਦੇ ਪਿਛੇ ਲਗ _ਗਿਆ।੭। 


ਦੰਹਰਾ 

ਹਿਰਨ ਦੇ ਪਿਛੇ ਲਗਿਆ ਉਹ ਰੂਪ (ਨਗਰ) ਵਿਚ ਆ ਪਹੁੰਚਿਆ। ਵਜ਼ੀਰ ਦੀ ਧੀ 
(ਉਸ ਦੇ) ਰੂਪ ਨੂੰ ਵੇਖ ਕੇ ਮੂਰਛਿਤ ਹੋ ਗਈ।੮। 
ਚੱਪਣਾ 


ਪਾਨ ਖਾ ਕੇ (ਉਸ ਇਸਤਰੀ ਨੇ) ਪੁੜੀ ਬਣਾਈ ਅਤੇ (ਪਾਨ ਦੀ) ਪੀਕ ਰਾਜ ਕੁਮਾਰ 
ਉਤੇ ਸੁਟ ਦਿੱਤੀ। ਸੁਮਤਿ ਸੈਨ ਨੇ ਮੁੜ ਕੇ ਉਸ ਵਲ ਵੇਖਿਆ ਅਤੇ ਉਸ ਦੇ ਮਨ ਦਾ ਦੁਖ 
ਦੂਰ ਕਰ _ਦਿੱਤਾ।੯। 

ਰਾਜ ਕੁਮਾਰ ਨੂੰ (ਉਸ ਇਸਤਰੀ ਨੇ) ਮੈਦਿਰ ਵਿਚ ਬੁਲਾਇਆ ਅਤੇ ਉਸ ਨਾਲ ਮਨ 
ਭਾਉਂਦਾ ਭੋਗ _ਕੀਤਾ। (ਰਾਜ ਕੁਮਾਰ ਨੇ) ਕਿਹਾ ਕਿ ਮੈਂ ਹਿਰਨ ਮਾਰਨ ਲਈ ਆਇਆ ਸਾਂ। 
ਦੋਹਾਂ ਨੇ _ਕਾਮ-ਕ੍ਰੀੜਾ ਦਾ ਰਸ _ਚਖਿਆ।੧0। 


੨੩੨ ਸੀ _ਦਸਮ-ਗੁੰਥ _ਸਾਹਿਬ 


ਚਾਰਿ ਪਹਰ _ਰਜਨੀ ਸੁਖ _ਪਾਯੋ। _ਕਾਮਕੇਲ ਦੁਹੂੰਅਨ ਕੋ _ਭਾਯੋ। 
ਅਤਿ ਪ੍ਮੁਦਿਤ ਮਨ ਭੀਤਰ _ਭਏ। _ਭਾਤਿ _ਭਾਤਿ ਕੇ ਆਸਨ ਲਏ। _੧੧। 
ਦੰਹਰਾ 
ਕੋਕ ਸਾਸਤ ਕੋ ਉਚਰੈ ਰਮਤ ਦੋਊ ਸੁਖ ਪਾਇ। 

ਭਾਤਿ ਆਸਨ _ਕਰੈ _ਗਨਨਾ ਗਨੀ _ਜਾਇ। _੧੨। 

ਹੋਤ ਨਿਸਿ ਬਸਿ _ਚਲਿਯੋ__ਗਹਿਯੋ _ਪਯਾਦਨ _ਆਇ। 

ਹਨਨ ਕੋ ਚਲੇ ਰਹਿਯੋ ਨ ਕਛੂ _ਉਪਾਇ। ੧੩। 
ਦੱਖਣ? 

ਨ੍ਹਿਪ ਸੁਤ _ਬਾਧਿ _ਪਯਾਦਨ _ਲਯੋ। _ਦੇਖਨ ਲੋਗ ਨਗਰ _ਕੋ_ਗਯੋ। 

ਰਾਜਾ ਜੂ ਕੇ ਧਾਮ ਤੇ ਨੇਰਿਯੋ। ਮਹਲਨ _ਚਰੇ ਰਾਵ ਜੂ ਹੇਰਿਯੋ। ੧੪। 


ਰੋਸਨਿ ਤੁਰਕੀ ਤੁਰਾ ਬੁਲਾਯੋ। ਆਪੁ ਪੁਰਖ ਕੋ ਭੇਖ _ਬਨਾਯੋ। 
ਸਵਾ _ਲਾਖ _ਕੋ_ਅਭਰਨ _ਕਰਿਯੋ। _ਸ੍ਯਾਮ _ਬਰਨ ਕੋ _ਬਾਨਾ _ਧਰਿਯੋ। _੧੫। 
ਦਹਾਰਾ 
ਤਿਹ ਕੋ ਰੂਪ ਨਿਹਾਰਿ ਕੈ ਭੂਪ _ਰਹਿਯੋ _ਮੁਰਛਾਇ। 
ਕੌਨ ਨ੍ਰਿਪਤਿ ਕੋ ਪੁਤੁ ਯਹ ਤਾ ਕੋ ਲੇਹੁ ਬੁਲਾਇ। ੧੬। 


ਚੱਪਲਾਂ 


ਦਾਹਰਾ 
ਕੌਨ ਨ੍ਰਿਪਤਿ ਕੋ ਪੁਤ੍ਰ ਤੈ ਕ੍ਯੋ ਆਯੋ ਇਹ ਦੇਸ। 
ਕ੍ਯੋ __ਮੁਸਕੀ ਘੋਰਾ ਚਰਿਯੋ _ਧਰਿਯੋ _ਅਸਿਤ ਕ੍ਯੋ _ਭੇਸ। ੧੮। 


ਛਹੀ _ਛੰਦਾ 
ਨ ਹੈ ਨ੍ਰਿਪਤਿ ਕੋ ਪੁਤ ਨ ਹੈ ਦੇਸਨ ਕੋ ਰਾਈ। 
ਤਵ ਮੌਤ੍ਰੀ ਕੀ ਸੁਤਾ ਲਖਨ ਕੌਤਕ ਕੌ ਆਈ। 
ਸਾਸਤ _ਸਿਮ੍ਰਿਤਨ ਮਾਹਿ _ਸਦਾ _ਸੂਵਨਨ _ਸੁਨਿ _ਪਾਯੋ। 
ਤਤੁ _ਲਖਨ ਕੇ ਹੇਤ ਮੋਰ _ਹਿਯਰਾ _ਉਮਗਾਯੋ। 
ਤਬੈ ਉਚਰਿਹੋ ਬੈਨ ਜਬੈ ਨੇਤ੍ਰਨ ਸੋ ਲਹਿਹੋ। 
ਬਿਨੁ ਨੇਤ੍ੂਨ ਕੇ ਲਹੇ ਭੇਦ ਨ੍ਰਿਪ ਤੁਮੈ ਨ ਕਹਿਹੋ। ੧੯। 


ਚਰਿਤ੍ਰ ਪਾਖਿਆਨ ੨੩੩ 


ਚਾਰ _ਪਹਿਰ ਰਾਤ ਸੁਖ ਪ੍ਰਾਪਤ ਕੀਤਾ ਅਤੇ _ਕਾਮ-ਕੇਲ ਦੋਹਾਂ ਨੂੰ ਚੰਗੀ _ਲਗੀ। 
(ਦੋਵੇਂ) ਮਨ ਵਿਚ ਬਹੁਤ ਪ੍ਰਸੰਨ _ਹੋਏ ਅਤੇ ਭਾਂਤ ਭਾਂਤ ਦੇ ਆਸਣ _ਕੀਤੇ।੧੧। 


ਦੰਹਰਾ 
ਕੋਕ ਸ਼ਾਸਤਰ ਵਿਚ ਦਰਸਾਏ (ਢੰਗਾਂ) ਨਾਲ _ਰਮਣ ਕਰ ਕੇ ਦੋਹਾਂ ਨੇ ਬਹੁਤ ਸੁਖ 
ਪ੍ਰਾਪਤ _ਕੀਤਾ। ਭਾਂਤ ਭਾਂਤ ਦੇ ਆਸਨ ਕੀਤੇ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ _ਸਕਦੀ।੧੨। 


ਪ੍ਰਭਾਤ ਹੋਣ ਤੇ ਰਾਤ ਖਤਮ _ਹੋ__ਗਈ ਅਤੇ _ਪਿਆਦਿਆਂ (ਸਿਪਾਹੀਆਂ) ਨੇ ਆ ਕੇ ਪਕੜ 
ਲਿਆ। ਉਹ ਮਾਰਨ ਲਈ ਬੰਨ੍ਹ ਕੇ ਲੈ ਚਲੇ, ਬਚਣ ਦਾ ਕੋਈ _ਉਪਾ ਨ ਰਿਹਾ।੧੩। 
ਚੱਪਲਾਂ 

ਰਾਜੇ ਦੇ ਪੁੱਤਰ ਨੂੰ _ਪਿਆਦਿਆਂ ਨੇ ਬੰਨ੍ਹ _ਲਿਆ। ਨਗਰ ਦੇ ਸਾਰੇ ਲੋਕ (ਉਸ ਨੂੰ) 
ਵੇਖਣ ਲਈ _ਗਏ। (ਜਦੋਂ) ਰਾਜਾ ਜੀ ਦੇ ਘਰ ਦੇ ਨੇੜਿਓਂ (ਲੰਘੇ) (ਤਾਂ) ਮਹੌਲਾਂ ਉਤੇ ਚੜ 
ਕੇ ਰਾਜਾ ਜੀ ਨੇ ਵੇਖਿਆ।੧੪। 

ਰੋਸ਼ਨਿ (ਰਾਇ) ਨੇ ਤੁਰਕੀ ਦੇਸ ਦਾ ਘੋੜਾ ਮੌੰਗਵਾਇਆ ਅਤੇ ਆਪ ਪੁਰਸ਼ ਦਾ ਭੇਸ 
ਬਣਾਇਆ। ਸਵਾ ਲੱਖ ਦੇ ਗਹਿਣੇ ਪਾ ਲਏ ਅਤੇ ਕਾਲੇ ਰੰਗ _ਦਾ ਬਾਣਾ ਸਜਾ _ਲਿਆ।੧੫। 
ਦੰਹਰਾ 


ਉਸ (ਰੋਸਨਿ ਰਾਇ) ਦਾ ਰੂਪ ਵੇਖ ਕੇ ਰਾਜਾ ਬੇਹੋਸ਼ ਹੋ _ਗਿਆ। ਇਹ ਕਿਸ ਰਾਜੇ ਦਾ 


ਰਾਜੇ ਦੀ ਆਗਿਆ ਸੁਣਾ ਕੇ ਨੌਕਰ ਭਜੇ ਆਏ ਅਤੇ ਮੌਤ੍ਰੀ ਦੀ ਪੁੱਤਰੀ (ਰੋਸਨਿ 
ਰਾਇ) ਕੋਲ ਆਏ। (ਆ ਕੇ ਕਹਿਣ ਲਗੇ-) ਕਿਹੜੇ ਦੇਸ ਦੇ ਰਾਜੇ ਦਾ ਤੂੰ ਪੁੱਤਰ ਹੈ” 
ਚਲੋ, (ਸਾਡੇ) ਰਾਜਾ ਜੀ ਨੇ (ਤੈਨੂੰ) ਬੁਲਾਣ ਲਈ ਭੇਜਿਆ ਹੈ।੧੭। 


ਦੰਹਰਾ 


ਕਾਲੇ ਬਸਤ੍ਰ _ਕਿਉ' ਪਾਏ ਹਨ?।੧੮। 
ਛਹੀ ਛੱਟਾ 


(ਮੈਂ) ਨ ਕਿਸੇ ਦੇਸ ਦੇ ਰਾਜੇ ਦਾ ਪੁੱਤਰ ਹਾਂ ਅਤੇ ਨ ਹੀ ਕਿਸੇ ਦੇਸ਼ ਦਾ ਰਾਜਾ ਹਾਂ। 
(ਮੈਂ ਤਾਂ) ਤੁਹਾਡੇ ਮੌਤ੍ਰੀ ਦੀ ਪੁੰਤਰੀ ਹਾਂ ਅਤੇ ਕੌਤਕ ਵੇਖਣ ਆਈ ਹਾਂ। ਸ਼ਾਸਤਰਾਂ ਸਮ੍ਤੀਆਂ 
ਵਿਚ (ਲਿਖੇ _ਸਿੱਧਾਂਤਾਂ ਨੂੰ) ਮੈਂ ਸਦਾ ਕੰਨਾਂ ਨਾਲ ਸੁਣਿਆ ਹੈ। (ਉਨ੍ਹਾਂ ਦੇ) ਤੱਤ ਨੂੰ ਸਮਝਣ 
ਲਈ ਮੇਰਾ ਮਨ _ਉਮਡਿਆ ਹੈ। ਮੈਂ ਤਦ ਹੀ (ਕੁਝ) ਬੋਲਾਂਗਾ ਜਦ ਨੇਤਰਾਂ ਨਾਲ ਕੁਝ ਵੇਖ 
ਲਵਾਂਗਾ। ਹੇ ਰਾਜਨ! ਨੇਤਰਾਂ _ਨਾਲ ਵੇਖੇ _ਬਿਨਾ ਤੁਹਾਨੂੰ _ਕੋਈ ਭੇਦ ਨਹੀਂ __ਦਸਾਂਗਾ।੧੯। 


੨ ੩੪ 


ਕਹਿਯੋ ਨ੍ਰਿਪਤਿ ਮੁਹਿ ਭੇਦ _ਬਤਾਵਹੁ। _ਰੋਸਨ ਰਾਇ ਨ ਹਿਿਦੈ ਲਜਾਵਹੁ। 
ਤੁਮਰੀ ਕਹੀ ਹ੍ਰਿਦੈ ਮੈ ਰਾਖੋ। ਭੇਦ ਔਰ ਤਨ ਕਛੂ ਨ ਭਾਖੋ। ੨0। 


ਦੰਹਰਾ 
ਸੁਨ ਰਾਜਾ ਜੂ ਮੈ ਕਹੋ ਕਿਸੂ ਨ ਦੀਜਹੁ ਭੇਦ। 
ਜੁ ਕਛੁ ਸਾਸਤ _ਸਿਮ੍ਿਤਿ ਕਹਤ ਔਰ _ਉਚਾਰਤ _ਬੇਦ। _੨੧। 


ਜਹਾ ਸਾਧ _ਕਹ ਚੋਰ ਕਰਿ ਮਾਰਤ ਲੋਗ _ਰਿਸਾਇ। 
ਤੁਰਤ _ਧਰਨਿ ਤਿਹ ਨੌਰ ਕੀ _ਧਸਕਿ _ਰਸਾਤਲ ਜਾਇ। ੨੨। 


ਚੱਪਾਣ 
ਜੋ ਸਾਸਤ _ਸਿੰਮੂਤਨ ਸੁਨਿ ਪਾਈ। ਸੋ ਕੌਤਕ ਦੇਖਨ ਕਹ ਆਈ। 
ਦੇਖੋ ਕਹਾ ਇਹ ਠਾ ਅਬ ਹ੍ਹੈ ਹੈ। ਫਟਿ ਹੈ ਧਰਨਿ ਕਿ ਨਾਹਿ ਫਟਿ ਜੈਹੈ। ੨੩। 


ਦਹਾਰਾ 
ਜੁ ਕਛੁ ਕਥਾ ਸੂਵਨਨ ਸੁਨੀ ਸੁ ਕਛੁ ਕਹੀ ਤੁਯ ਦੇਵ। 
ਅਪਨੇ ਚਿਤ ਮੈ _ਰਾਖਿਯੋ ਕਿਸੂ ਨ ਦੀਜਹੁ _ਭੇਵ। ੨੪। 
ਸੁਨਤ ਬਚਨ ਤਾ ਕੇ ਨ੍ਰਿਪਤਿ ਨਿਕਟਿ ਬੋਲਿ ਤਿਹ _ਲੀਨ। 
ਸ੍ਯਾਮ ਸਾਹ ਕੋ ਪੁਤ ਲਖਿ ਤੁਰਤ ਬਿਦਾ ਕਰਿ _ਦੀਨ। _੨੫। 
ਦੁਹਿਤਾ ਦਈ ਵਜੀਰ ਕੀ ਹੈ ਗੈ ਦਏ ਅਨੇਕ। 
ਪਤਿ ਕੀਨੋ _ਛਲਿ ਕੈ ਤੁਰਤ ਬਾਰ ਨ ਬਾਂਕਯੋ ਏਕ। _੨੬। 


ਚੱਪਲਾਂ 
ਝੂਠਾ ਤੇ ਸਾਚਾ ਕਰਿ ਡਾਰਿਯੋ। ਕਿਨਹੂੰ ਭੇਦ ਨ ਹ੍ਿਦੈ ਬਿਚਾਰਿਯੋ। 
ਸਾਮ ਦੇਸ ਲੈ ਤਾਹਿ ਸਿਧਾਈ। ਤੇਗ ਤਰੇ ਤੇ ਲਯੋ _ਬਚਾਈ। _੨੭। 


ਦੰਹਰਾ 
ਅਤਿਭੁਤ ਗਤਿ _ਬਨਿਤਾਨ ਕੀ ਜਿਹ ਨ __ਸਕਤ _ਕੋਉ ਪਾਇ। 
ਭੇਦ ਹਾਥ ਆਵੈ ਨਹੀ ਕੋਟਿਨ ਕਿਯੇ ਉਪਾਇ। ੨੮। ੧। 
ਇਤ ਤੀ ਗੰਰੇਤ੍ਹ ਪਲੁਯਾਨੇ /ਤਆਾ _ਯੱਰੇਤੂਂ ਮੰਡ ਭੂ ਸੰਝਾਦੇ /ਛਆਸ਼ਨਵੇਂ _ਯਰੈਤ੍ਹਾ ਗਆਮਤਮਆ 
ਮਤ ਨਭ#ਆ ਸਤ) ੬੬੭ 5%੭੦/ %ਫਰੀ/ 
ਚੱਪਣਾ 
ਦਛਿਨ ਦੇਸ _ਬਿਚਛਨ _ਨਾਰੀ। ਜੋਗੀ ਗਏ ਭਏ ਘਰ _ਬਾਰੀ। 
ਚਤੁਰ ਸਿੰਘ ਰਾਜ ਤਹ ਭਾਰੋਂ। ਚੰਦੂਬੰਸ ਮੈ ਰਹੈ ਉਜਿਯਾਰੋ। _੧। 


ਚਰਿਤ੍ਰ ਪਾਖਿਆਨ ੨੩੫ 


ਜੱਪਣਾ 

ਰਾਜੇ ਨੇ ਕਿਹਾ! ਮੈਨੂੰ ਭੇਦ ਦੀ ਗੌਲ ਦਸੋ। ਹੇ ਰੋਸ਼ਨਿ ਰਾਇ! ਹਿਰਦੇ ਵਿਚ ਜ਼ਰਾ ਵੀ 
ਸੰਕੋਚ ਨ _ਕਰੋ। (ਮੈਂ) ਤੁਹਾਡੀ ਕਹੀ ਗੱਲ ਹਿਰਦੇ ਵਿਚ ਰਖਾਂਗਾ ਅਤੇ ਕਿਸੇ ਨੂੰ (ਤੁਹਾਡਾ) 
ਭੇਦ ਨਹੀਂ ਦਸਾਂਗਾ।੨0। 
ਦੰਹਰਾ 

ਹੇ ਰਾਜਨ! ਸੁਣੋ, ਮੈਂ (ਜੋ ਕੁਝ) ਕਹਾਂਗਾ, ਇਹ ਭੇਦ ਕਿਸੇ ਨੂੰ ਨਹੀਂ ਦਸਣਾ। ਜੋ ਕੁਝ 
ਸ਼ਾਸਤ੍ਰਾਂ ਅਤੇ _ਸਮਿ੍‌ਤੀਆਂ ਵਿਚ ਕਿਹਾ ਗਿਆ ਹੈ ਅਤੇ ਵੇਦਾਂ ਵਿਚ ਉਚਾਰਿਆ ਗਿਆ ਹੈ 
(ਉਹੀ ਦਸਾਂਗਾ)।੨੧। 

ਜਿਥੇ ਸਾਧ ਨੂੰ ਚੋਰ ਕਹਿ ਕੇ ਲੋਕ ਕ੍ਰੋਧਿਤ ਹੋਕੇ ਮਾਰ ਦਿੰਦੇ ਹੋਣ, ਉਸ ਸਥਾਨ ਦੀ 
ਧਰਤੀ _ਧਸ ਕੇ ਪਾਤਾਲ ਨੂੰ ਚਲੀ _ਜਾਏਗੀ।੨੨। 
ਚੱਪਣਾ 

ਜੋ ਸ਼ਾਸਤ੍ਰਾਂ _ਸਿਮੁਤੀਆਂ ਵਿਚ (ਲਿਖਿਆ ਹੋਇਆ) ਸੁਣਿਆ ਹੈ, ਉਸ ਕੌਤਕ ਨੂੰ ਵੇਖਣ 
ਲਈ ਆਇਆ ਹਾਂ। ਵੇਖਦਾ ਹਾਂ, ਇਸ ਸਥਾਨ ਉਤੇ ਕੀ ਹੁੰਦਾ ਹੈ ਕਿ ਧਰਤੀ ਫਟਦੀ ਹੈ ਕਿ 
ਨਹੀ ਫਟਦੀ।੨੩। 


ਦੰਹਰਾ 


ਹੇ ਰਾਜਨ! ਜੋ ਕੁਝ ਕਥਾ (ਮੈਂ) ਕੰਨਾਂ ਨਾਲ ਸੁਣੀ ਹੈ, ਉਹੀ ਕੁਝ ਤੁਹਾਨੂੰ ਕਹਿ ਦਿੱਤੀ 
ਹੈ। (ਇਸ ਗੱਲ ਨੂੰ) ਆਪਣੇ ਚਿਤ ਵਿਚ ਰਖੋ ਅਤੇ ਕਿਸੇ 
ਉਸ ਦੇ ਬਚਨ ਸੁਣ ਕੇ ਉਸ ਨੂੰ ਕੋਲ ਬੁਲਾ ਲਿਆ ਅਤੇ ਸ਼ਾਮ ਨੂ 
ਵੇਖ ਕੇ ਉਸ ਨੂੰ ਤੁਰਤ ਛਡ ਦਿੱਤਾ।੨੫। ਉਸ ਨੂੰ ਵਜ਼ੀਰ ਦੀ ਅਤੇ 
ਅਨੇਕ _ਹਾਥੀ ਅਤੇ _ਘੋੜੇ _ਦਿੱਤੇ। _(ਰੋਸ਼ਨਿ ਰਾਇ ਨੇ) ਤੁਰਤ ਛੱਲ ਪੂਰਵਕ ਉਸ ਨੂੰ ਪਤੀ 
ਬਣਾਇਆ ਅਤੇ ਉਸ _ਦਾ ਇਕ _ਵਾਲ ਵੀ ਵਿੰਗਾ ਨ ਹੋਣ ਦਿੱਤਾ।੨੬। 


ਚੱਪਾਣ 

ਝੂਠੇ ਨੂੰ ਸੱਚਾ ਸਿੱਧ _ਕਰ ਦਿੱਤਾ। ਕਿਸੇ ਨੇ ਵੀ ਹਿਰਦੇ ਵਿਚ ਇਸ 
ਵਿਚਾਰਿਆ। _ਉਹ (ਰੋਸ਼ਨਿ ਰਾਇ) (ਆਪਣੇ ਪਤੀ ਨੂੰ) ਲੈ ਕੇ ਸਾਮ ਦੇਸ ਚਲੀ 
(ਉਸ ਨੂੰ) ਤਲਵਾਰ _(ਦੀ ਧਾਰ) ਹੇਠੋਂ ਬਚਾ __ਲਿਆ।੨੭। 
ਦੰਹਰ” 

ਇਸਤਰੀਆਂ _ਦੀ _ਅਜੀਬ _ਗਤੀ ਹੈ, ਜਿਸ ਨੂੰ ਕੋਈ ਸਮਝ ਨਹੀਂ __ਸਕਦਾ। _ਬੇਹਿਸਾਬੇ 
ਉਪਾ ਕਰਨ ਤੇ ਵੀ (ਇਨ੍ਹਾਂ ਦਾ) ਭੇਦ ਪਾਇਆ ਨਹੀਂ ਜਾ _ਸਕਦਾ।੨੮। 

/ਏਥੋ' ਸੰ ਗਰਤੁੰਪ/ਆਨ ਤੁਆ ਰੇਤ ਦੇ ਮੰਤ ਭੂਪ ਸੰਕਾਦ ਦੇ ੬੬ ਗਾਰੇਤੁ ਦੀ ਸ਼ਮਪਤ£ 

ਭਾ ਲਭ ਹੈ/ _੬੬/ 55%੭2੦੨/ ਜਲਦਾ/ 

ਚੱਪਾਣ 

ਦੱਖਣ ਦੇਸ ਦੀਆਂ ਇਸਤਰੀਆਂ (ਬਹੁਤ) ਸੂਝਵਾਨ ਹਨ, (ਜਿਥੇ) ਗਏ ਜੋਗੀ ਵੀ 
ਘਰਬਾਰੀ ਬਣ ਜਾਂਦੇ ਹਨ। ਉਥੇ ਇਕ ਬਲਵਾਨ ਰਾਜਾ ਚਤੁਰ ਸਿੰਘ ਸੀ ਜੋ ਚੰਦੂ ਬੰਸ ਵਿਚ 
ਬਹੁਤ ਪ੍ਰਸਿੱਧ _ਸੀ।੧। 


੨੩੬ 


ਸੀ _ਦਸਮ-ਗ੍ੂੰਥ _ਸਾਹਿਬ 


ਹੈ ਗੈ ਰਥ ਪੈਦਲ ਬਹੁ ਵਾ ਕੇ। ਔਰ ਭੂਪ ਕੋਊ ਤੁਲਿ ਨ ਤਾ ਕੇ। 
ਰੂਪ ਕਲਾ ਤਾ ਕੀ ਬਰ ਨਾਰੀ। _ ਜਨੁ ਰਤਿ ਪਤਿ ਤੇ ਭਈ ਕੁਮਾਰੀ। ੨। 


ਅਧਿਕ ਰਾਵ ਤਾ ਕੇ ਬਸਿ ਰਹੈ। ਜੋ ਵਹੁ ਮੁਖ ਤੇ ਕਹੈ ਸੁ ਕਹੈ। 
ਰੂਪ ਮਤੀ ਤਿਹ ਤ੍ਰਾਸ ਨ ਡਰੈ। ਜੋ ਚਿਤ ਭਾਵੇ ਸੋਈ ਕਰੈ। ੩। 


ਦਾਹਰਾ 
ਇਕ ਦਿਨ ਬੈਠੇ ਤ੍ਰਿਯਨ ਮੈ ਹੋਡ ਪਰੀ ਤਿਨ ਮਾਹਿ। 
ਪਿਯ ਦੇਖਤ ਕੋਊ ਜਾਰ ਸੋ ਭੋਗ ਸਕਤ ਕਰਿ ਨਾਹਿ। ੪। 

ਚੱਪਾਣ? 

ਰਾਨੀ ਬਾਤ ਚਿਤ ਮੈ _ਰਾਖੀ। ਮੁਖ ਤੇ ਕਛੂ ਨ ਤਿਹ ਠਾ_ਭਾਖੀ। 
ਦੋਇ ਜਬ ਮਾਸ ਬਿਤਾਯੋ। ਆਨ ਰਾਵ ਸੋ ਬਚਨ ਸੁਨਾਯੋ। _੫। 
ਨ੍ਹਿਪ ਮੈ ਸਿਵ ਪੂਜਨ ਗਈ। ਬਾਨੀ ਮੋਹਿ ਤਹਾ ਤੈ ਭਈ। 
ਬਾਤ ਐਸੀ ਬਹਿ _ਜੈਹੈ। ਸਭ ਕੋ ਭੋਗ ਕਰਤ ਦ੍ਰਿਸਟੈ ਹੈ। ੬। 


ਮੈਂ 3 ਤੈਂ 


ਦੰਹਰਾ 
ਜੁ ਕਛੁ ਮੋਹਿ ਸਿਵਜੂ ਕਹਿਯੋ ਸੁ ਕਛੁ _ਕਹਿਯੋ _ਤੁਹਿ ਦੇਵ। 
ਚਿਤ ਅਪਨੇ ਮੈ _ਰਾਖਿਯਹੁ _ਕਿਸੂ ਨ ਦੀਜਹੁ ਭੇਵ। ੭। 
ਐਸੇ ਨ੍ਰਿਪ ਸੋ_ਭਾਖਿ ਕੈ ਦਿਨ ਦੈ ਚਾਰ ਬਿਤਾਇ। 
ਸਕਲ _ਕੋਠਰਿਨ ਤੇ ਲਏ ਸਭ ਹੀ ਜਾਰ ਬੁਲਾਇ। ੮। 
ਆਪਨ ਸੋ _ਲੌਡਿਯਨ ਸੋ ਜਾਰ ਦਏ _ਚਿਮਟਾਇ। 
ਪਠੈ ਏਕ ਚੇਰੀ ਦਈ ਕਹੋ ਨ੍ਰਿਪਤਿ ਸੋ _ਜਾਇ। ੯। 
ਦੱਖਣ? 
ਮੈ ਤੁਮੈ ਸਿਵ ਬਾਨੀ ਕਹੀ। ਵਹੈ ਬਾਤ ਤੁਮਰੇ ਗ੍ਰਿਹ ਲਹੀ। 
ਸਸਤ੍ਰ _ਚਲਿ ਤੁਰਤ ਨਿਹਾਰਹੁ। ਕਛੂ _ਕੋਪ ਨਹਿ _ਹ੍ਿਦੈ ਬਿਚਾਰਹੁ। _੧0। 


ਦੰਹਰਾ 
ਤੁਰਤ ਬਚਨ ਸੁਨਿ ਨ੍ਰਿਪ ਗਯੋ ਕੇਲ ਕਰਤ ਜਹ _ਤ੍ਰੀਯ। 
ਸਿਵ ਕੇ ਬਚਨ _ਸੰਭਾਰਿ ਕੈ ਠਟਕਿ ਰਹਤ ਭਯੋ _ਜੀਯ। _੧੧। 
ਦੱਖਣ? 
ਸਿਵ ਬੈਨ ਉਚਾਰੇ। ਸਾਚ ਭਏ ਵਹ ਧਾਮ ਹਮਾਰੇ। 
ਮਤੀ ਮੁਹਿ ਝੂਠਿ ਨ ਕਹਿਯੋ। ਅਬ ਸੋ ਸਾਚ ਤਵਨ ਕੋ _ਲਹਿਯੋ। ੧੨। 


ਚਰਿਤ੍ਰ ਪਾਖਿਆਨ ੨੩੭ 


ਉਸ ਕੋਲ ਘੋੜੇ, ਹਾਥੀ, ਰਥ _ਅਤੇ ਪੈਦਲ (ਸਿਪਾਹੀ) ਬਹੁਤ ਸਨ। ਉਸ ਦੇ ਬਰਾਬਰ 
'_ਸੀ। ਉਸ ਦੀ ਰੂਪ ਕਲਾ ਨਾਂ ਦੀ ਸੁੰਦਰ ਇਸਤਰੀ ਸੀ। (ਇੰਜ 

ਪ੍ਰਤੀਤ ਹੁੰਦਾ ਸੀ) ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ।੨। 

ਰਾਜਾ ਅਧਿਕਤਰ ਉਸੇ ਦੇ ਵਸ ਵਿਚ ਰਹਿੰਦਾ ਸੀ। ਜੋ ਉਹ ਮੁੰਹ ਵਿਚੋਂ ਕਹਿੰਦੀ ਸੀ, 
ਉਹੀ ਉਹ ਕਹਿੰਦਾ ਸੀ। ਰੂਪ ਮਤੀ ਉਸ ਤੋਂ ਡਰਦੀ ਨਹੀਂ ਸੀ। (ਉਸ ਦੇ) ਜੋ ਚਿਤ ਵਿਚ 
ਆਉਂਦਾ _ਸੀ, ਉਹੀ _ਕਰਦੀ _ਸੀ।੩। 
ਦੰਹਰਾ” 

ਇਕ ਦਿਨ ਇਸਤਰੀਆਂ ਵਿਚ ਬੈਠਿਆਂ ਉਨ੍ਹਾਂ ਵਿਚ ਇਹ ਸ਼ਰਤ ਲਗ _ਗਈ _ਕਿ ਪਤੀ 
ਨੂੰ ਵੇਖਦਿਆਂ ਕੋਈ _ਯਾਰ _ਨਾਲ _ਭੋਗ _ਨਹੀਂ _ਕਰ __ਸਕਦੀ।੪। 
ਚੱਪਾਣ 

ਰਾਣੀ ਨੇ ਇਹ ਗੱਲ ਚਿਤ ਵਿਚ ਰਖ ਲਈ। ਉਸ ਥਾਂ ਤੇ ਕੋਈ ਗੱਲ (ਉਸ ਨੇ) ਮੂੰਹੋਂ 
ਨ ਕਹੀ। ਜਦੋਂ ਇਕ ਦੋ ਮਹੀਨੇ ਬੀਤ ਗਏ (ਤਾਂ) ਆ ਕੇ ਰਾਜੇ ਨੂੰ ਕਿਹਾ।੫। 

ਹੇ ਰਾਜਨ! ਸੁਣੋ, ਮੈਂ ਸ਼ਿਵ ਜੀ ਦੀ ਪੂਜਾ ਕਰਨ ਗਈ ਸਾਂ। ਉਥੇ ਮੈਨੂੰ (ਆਕਾਸ਼) 
ਬਾਣੀ ਹੋਈ। ਇਕ ਗੱਲ ਇਹ ਹੋਈ ਕਿ (ਇਥੇ ਆ ਕੇ) ਜੋ ਬੈਠੇਗਾ ਤਾਂ ਸਾਰੇ ਉਸ ਨੂੰ ਭੋਗ 
ਕਰਦੇ ਨਜ਼ਰ ਆਉਣਗੇ।੬। 
ਦੰਹਰਾ 


ਹੇ ਰਾਜਨ! ਜੋ ਕੁਝ ਮੈਨੂੰ ਸ਼ਿਵ ਜੀ ਨੇ ਕਿਹਾ ਸੀ, ਉਹੀ ਕੁਝ (ਮੈਂ) ਤੁਹਾਨੂੰ ਕਹਿ 
ਦਿੱਤਾ ਹੈ। (ਇਹ ਗੱਲ) ਆਪਣੇ ਚਿਤ ਵਿਚ _ਰਖਣੀ ਅਤੇ ਕਿਸੇ ਨੂੰ ਇਸ ਦਾ ਭੇਦ ਨਹੀਂ 
ਦੇਣਾ।੭। ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਦੋ ਚਾਰ ਦਿਨ ਬਿਤਾਏ ਅਤੇ (ਫਿਰ) ਸਾਰਿਆਂ 
ਕੋਠਿਆਂ ਤੋਂ ਸਭ ਦੇ ਯਾਰ _ਬੁਲਾ _ਲਏ।੮। ਆਪਣੇ ਨਾਲ _ਅਤੇ _ਦਾਸੀਆਂ ਨਾਲ ਯਾਰਾਂ ਨੂੰ 
ਸੰਯੋਗ ਅਵਸਥਾ ਵਿਚ ਕਰ ਦਿੱਤਾ ਅਤੇ ਇਕ ਇਸਤਰੀ ਨੂੰ ਭੇਜ ਦਿੱਤਾ ਕਿ ਰਾਜੇ ਨੂੰ ਜਾ 
ਕੇ ਕਹਿ ਦਿਓ।੯। 
ਜੱਪਣਾ 

ਮੈਂ ਤੁਹਾਨੂੰ ਜਿਹੜੀ ਸ਼ਿਵ-ਬਾਣੀ ਕਹੀ ਸੀ, ਉਹੀ ਗੌਲ (ਮੈਂ) ਤੁਹਾਡੇ ਘਰ ਵਿਚ ਵੇਖੀ 
ਹੈ। ਸ਼ਸਤ੍ਰਾਂ ਨੂੰ ਛਡ _ਕੇ ਤੁਰਤ ਚਲ ਕੇ ਵੇਖੋ ਅਤੇ ਮਨ ਵਿਚ ਜ਼ਰਾ ਜਿੰਨਾ ਗੁੱਸਾ ਨ 
ਕਰੇਂ ।੧0। 
ਦੰਹਰਾ 


ਰਾਜਾ _ਬਚਨ ਸੁਣ ਕੇ ਤੁਰਤ ਗਿਆ ਜਿਥੇ ਇਸਤਰੀਆਂ _ਰਤੀ-ਕ੍ਰੀੜਾ ਕਰ ਰਹੀਆਂ 
ਸਨ। ਸ਼ਿਵ ਦੇ ਬਚਨ ਯਾਦ ਕਰ _ਕੇ ਹਿਰਦੇ ਵਿਚ ਹੈਰਾਨ ਹੋਕੇ ਰਹਿ _ਗਿਆ।੧੧। 


੨੩੮ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 
ਰਤਿ ਕਰਿ ਕੈ ਸਭ ਹੀ ਤ੍ਰਿਯਨ ਦੀਨੇ ਜਾਰ _ਉਠਾਇ। 
ਆਪੁ _ਆਨਿ ਨ੍ਰਿਪ ਸੋ ਕਹਿਯੋ _ਬਹਿਗੀ ਬਾਤ _ਬਨਾਇ। _੧੩। 
ਜੋ ਮੈ ਤੁਮ ਸੋ ਨ੍ਰਿਪ ਕਹਿਯੋ ਬਾਤ ਅਬ ਵਹੈ ਲਹੀ। 
ਕੋਪ ਨ ਚਿਤ ਮੈ ਕੀਜਿਯਹੁ ਸਿਵ ਕੇ ਬਚਨ _ਸਹੀ। _੧੪। 
ਕਿੰਨਰ ਜਛ ਭੁਜੰਗ ਗਨ ਨਰ ਮੁਨਿ ਦੇਵ ਅਦੇਵ। 
ਤ੍ਰਿਯ ਚਰਿਤਰ ਕੋ ਚਿਤ ਮੈ ਰੰਚ ਨ ਚੀਨਤ ਭੇਵ। ੧੫। ੧। 
ਲਤਾ ਲੀ_ਗੰਰਤ੍ਹ ਪਲੁਯਾਨ /ਤੈਆਾ ਯੱਰੇਤ੍ੰ ਸੰਤਾਂ ਡੂਘ ਸੰਝਾਦੇ ਸ਼ਤਾਸ਼ਨਵੇਂ_ਯਾਰੈੜ੍ਹਾ ਗਆਮਤਮਆ 
ਡਾ ਨਭ# ਸ੍ਤ/ &੬੭/ 55੮੭/ %ਫਟੂੰ/ 
ਦੰਹਰਾ 
ਸਾਹੁ ਏਕ ਗੁਜਰਾਤ ਕੋ_ਤਾ ਕੇ ਗ੍ਰਿਹ ਇਕ ਪੂਤ। 
ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ। ੧। 
ਨਾਊ ਕੇ ਇਕ ਪੁਤ੍ਰ ਸੇ ਤਾ ਕੋ ਰਹੈ ਪ੍ਯਾਰ। 
ਸੂਰਤਿ ਮੈ ਦੋਊ ਏਕਸੋ ਕੋਊ ਨ ਸਕੈ ਬਿਚਾਰ। ੨। 


ਚੱਪਲਾਂ 


ਸਾਹੁ ਪੁਤ੍ਰ _ਸਸੁਰਾਰੇ _ਚਲੋ। _ਸੰਗ ਲਏ ਨਊਆ ਸੁਤ ਭਲੋ। 
ਗਹਿਰੇ ਬਨ ਭੀਤਰ ਦੋਊ ਗਏ। ਬਚਨ ਕਹਤ ਨਊਉਆ ਸੁਤ ਭਏ। _੩। 


ਨਊਆ ਕੇ ਸੁਤ ਬਚਨ ਉਚਾਰੇ। ਸੁਨੋ ਸਾਹੁ ਸੁਤ ਬੈਨ _ਹਮਾਰੇ। 
ਤਬ ਹੋ ਯਾਰ ਤੁਮੈ ਪਹਿਚਾਨੌ। ਮੇਰੇ ਕਹਿਯੋ ਅਬੈ ਜੌ ਮਾਨੌ। ੪। 
ਦੰਹਰਾ 
ਅਸੂ ਬਸਤ੍ਰ _ਸਭ _ਅਪਨੇ _ਤਨਕਿਕ ਮੋਕੋ_ਦੇਹੁ। 
ਯਹ ਬੁਗਚਾ ਤੁਮ ਲੈ ਚਲੌ ਚਲਿ ਆਗੇ ਫਿਰਿ ਲੇਹੁ। ੫। 
ਚੱਪਣਾ 
ਸਾਹੁ ਪੁਤੁ ਸੋਈ ਤਬ ਕਰਿਯੋ। ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ। 
ਨਿਜੁ ਘੋਰਾ ਧੈ ਤਾਹਿ ਚਰਾਯੋ। ਅਪੁਨੇ _ਬਸਤ੍ਰਨ ਸੋ _ਪਹਿਰਾਯੋ। ੬। 
ਨਊਆ ਸੁਤ _ਤਿਹ ਭੇਖ _ਬਨਾਯੋ। ਦੇ ਬੁਗਚਾ ਸੁਤ ਸਾਹੁ _ਚਲਾਯੋ। 
ਤਾ ਕੋ ਅਤਿ ਹੀ ਚਿਤ ਹਰਖਾਨੋ। ਸਾਹੁ ਪੁਤੁ ਕਛੁ ਭੇਦ ਨ _ਜਾਨੋ। ੭। 


ਦੰਹਰਾ 


ਚਲਤ _ਚਲਤ _ਸਸੁਰਾਰਿ ਕੌ _ਗਾਵ _ਪਹੂੰਚ੍ਯੋ _ਆਇ। 
ਉਤਰਿ ਨ ਤਿਹ ਸੁਤ ਸਾਹੁ ਕੋ_ਹੈ ਪਰ ਲਿਯੋ _ਚਰਾਇ। ੮। 


ਚਰਿਤ੍ਰ ਪਾਖਿਆਨ ੨੩੯ 


ਦੰਹਰਾ 

ਉਨ੍ਹਾਂ ਸਾਰੀਆਂ ਇਸਤਰੀਆਂ ਨੇ ਰਤੀ ਮੰਨਾ ਕੇ ਯਾਰਾਂ ਨੂੰ 
ਰਾਜੇ ਕੋਲ ਆ ਕੇ ਗੱਲ ਬਣਾਉਂਦੀ ਹੋਈ ਬਹਿ ਗਈ ਅਤੇ ਕਹਿਣ _ਲਗੀ।੧੩। ਹੇ ਰਾਜਨ! 
ਜੋ_ਮੈਂ ਤੁਹਾਨੂੰ ਕਿਹਾ ਸੀ, ਹੁਣ ਉਹੀ ਗੱਲ (ਤੁਸੀਂ) ਵੇਖੀ ਹੈ। ਮਨ ਵਿਚ ਗੁੱਸਾ ਨ ਕਰੋਂ, 
ਸ਼ਿਵ ਜੀ ਦੇ ਬਚਨ ਸਹੀ ਹਨ।੧੪। _ਕਿੰਨਰ, _ਯਕਸ਼, ਸੌਂਪ, ਗਣ, ਨਰ, ਮੁਨੀ, ਦੇਵਤੇ 
ਦੈਂਤ (ਆਦਿ ਵਿਚੋਂ ਕੋਈ ਵੀ) ਇਸਤਰੀ ਦੇ ਚਰਿਤ੍ਰ ਦੇ ਭੇਦ ਨੂੰ ਚਿਤ ਵਿਚ ਜ਼ਰਾ 
ਵੀ ਨਹੀਂ ਸਮਝ _ਸਕਦਾ।੧੫। 


/ਏਥੋਂ ਗੰ ਯਾਰੇਤੂੰਪ/ਮਆਨ ਤੂੰਆ ਗਾਹ ਦੇ ਅਤੀ ਭੂਪ ਅੰਭਾਦ ਦੇ ੬੭ਵ' ਲਾਠਤ੍ਹ ਦੀ ਸਮਾਪਤੀ 
ਭਾ ਲਭ ਹ/ &੬੭/ 55੮7੭/ ਚਲਦਾ? 


ਦੰਹਰਾ 


ਗੁਜਰਾਤ ਦੇ ਇਕ ਸ਼ਾਹ ਦੇ ਘਰ ਇਕ ਪੁੱਤਰ ਸੀ। ਜੋ ਪੂਰੀ ਚੌਕਸੀ _ਨਾਲ ਸੌਦਾ 
ਕਰਦਾ ਸੀ ਅਤੇ ਪਿਉ ਦਾ ਸੁਪੁੱਤਰ ਹੋ ਨਿਬੜਿਆ _ਸੀ।੧। ਉਸ ਦਾ ਪਿਆਰ ਇਕ ਨਾਈ 
ਦੇ ਪੁੱਤਰ ਨਾਲ ਸੀ। ਸ਼ਕਲੋਂ ਦੋਵੇਂ ਇਕੋ ਜਿਹੇ _ਸਨ। (ਉਨ੍ਹਾਂ ਨੂੰ) ਕੋਈ ਪਛਾਣ ਨਹੀਂ ਸਕਦਾ 
ਸੀ।੨। 


ਜੱਪਣਾ 
ਸ਼ਾਹ ਦਾ ਪੁੱਤਰ ਸੋਹਰੇ ਘਰ ਨੂੰ ਚਲਿਆ ਅਤੇ (ਆਪਣੇ) ਨਾਲ ਨਾਈ ਦੇ ਪੁੱਤਰ ਨੂੰ 
ਲ। ਲਿਆ। (ਜਦੋਂ) ਦੋਵੇਂ ਸੰਘਣੇ ਬਨ ਵਿਚ ਗਏ (ਤਾਂ ਉਸ ਨਾਲ) ਨਾਈ ਦੇ ਪੁੱਤਰ ਨੇ ਬੋਲ 
ਸਾਂਝੇ _ਕੀਤੇ।੩। 
ਸ਼ਾਹ ਦੇ ਪੁੱਤਰ! ਮੇਰੀ ਇਕ ਗੱਲ ਸੁਣੋ। ਮੈਂ ਤਦ ਹੀ 
ਤੁਹਾਨੂੰ ਆਪਣਾ _ਮਿਤਰ _ਮੰਨਾਗਾ, ਜੇ ਹੁਣੇ ਮੇਰਾ ਕਿਹਾ _ਮੰਨੋ।੪। 


ਦੰਹਰਾ 

ਆਪਣਾ ਘੋੜਾ ਅਤੇ ਸਾਰੇ ਬਸਤ੍ਰ ਥੋੜੀ ਦੇਰ ਲਈ ਮੈਨੂੰ ਦੇ ਦਿਓ ਅਤੇ ਇਹ _ਗਠਰੀ 
ਤੁਸੀਂ ਲ ਲਓ ਅਤੇ ਲੈ ਕੇ ਮੇਰੇ ਅਗੇ ਚਲੋ।੫। 
ਚੱਪਣਾ 


ਸ਼ਾਹ ਦੇ ਪੁੱਤਰ ਨੇ _ਉਸੇ ਤਰ੍ਹਾਂ _ਕੀਤਾ। _ਉਸ _ਦੀ _ਗਠਰੀ ਆਪਣੇ ਸਿਰ _ਉਤੇ _ਧਰ 
ਨੂੰ ਪਵਾ 


ਲਈ। ਉਸ ਨੂੰ ਆਪਣੇ ਘੋੜੇ ਉਤੇ ਚੜ੍ਹਾ _ਲਿਆ ਅਤੇ ਆਪਣੇ ਬਸਤ੍ਰ _ਉਸ 


ਨਾਈ ਦੇ ਪੁੱਤਰ ਨੇ ਉਸ ਦਾ ਭੇਸ ਬਣਾ ਲਿਆ ਅਤੇ ਗਠਰੀ ਦੇ ਕੇ ਸ਼ਾਹ ਦੇ ਪੁੱਤਰ 
ਨੂੰ ਚਲਾ ਦਿੱਤਾ। ਉਸ ਦਾ ਚਿਤ ਬਹੁਤ ਖੁਸ਼ ਸੀ, ਪਰ ਸ਼ਾਹ ਦਾ ਪੁੱਤਰ ਕੁਝ ਵੀ ਭੇਦ ਨ 
ਸਮਝ _ਸਕਿਆ।੭। 
ਦੰਹਰਾ 

ਤੁਰਦੇ ਤੁਰਦੇ ਉਹ ਸੋਹਰੇ ਪਿੰਡ ਆ ਪਹੁੰਚੇ। ਪਰ ਉਸ ਨੇ ਉਤਰ ਕੇ ਘੋੜੇ ਉਤੇ ਸ਼ਾਹ 
ਦੇ ਪੁੱਤਰ ਨੂੰ ਨ _ਚੜ੍ਹਾਇਆ।੮। 


੨੪0) ਸੀ _ਦਸਮ-ਗ੍ੂੰਥ _ਸਾਹਿਬ 


ਸਾਹੁ ਪੁਤੁ ਤਿਹ ਕਹਿ ਰਹਿਯੋ ਲਯੋ_ਨ_ਤੁਰੈ ਚਰਾਇ। 
ਸਾਹੁ ਪੁਤ੍ਰ ਲਖਿ ਤਿਹ ਧਨੀ ਸਕਲ ਮਿਲਤ ਭੇ ਆਇ। ੯। 
ਚੱਪਣਾ 
ਸਾਹੁ ਪੁਤ _ਨਊਆ ਕਰਿ _ਮਾਨ੍ਯੋ। _ਨਊਆ _ਸੁਤ ਸੁਤ ਸਾਹੁ _ਪਛਾਨ੍ਯੋ। 
ਮਨ ਮੈ ਵਹੁ ਰਹਿਯੋ। ਤਿਨ ਪੂਤਿ ਕਛੂ ਬਚਨ ਨਹਿ _ਕਹਿਯੋ। ੧0। 


ਦੰਹਰਾ 
ਨਊਆ ਸੁਤ ਕੋ ਸਾਹੁ _ਕੀ ਦੀਨੀ ਬਧੂ _ਮਿਲਾਇ। 
ਸਾਹੁ ਪੁਤ੍ਰ ਸੋ ਯੋ _ਕਹਿਯੋ ਦੁਆਰੇ ਬੈਠਹੁ ਜਾਇ। _੧੧। 
ਚੱਪਾਣ? 
ਤਬ ਨਊਆ ਯੌ ਬਚਨ ਉਚਾਰੇ। ਕਹੋ ਕਾਜ ਇਹ ਕਰੋ _ਹਮਾਰੇ। 
ਬਹੁ _ਬਕਰੀ ਤਿਹ ਦੇਹੁ _ਚਰਾਵੈ। ਦਿਵਸ ਚਰਾਇ ਰਾਤਿ ਘਰ _ਆਵੈ। _੧੨। 
ਦੰਹਰਾ 
ਸਾਹੁ ਪੁਤਰ ਛੇਰੀ ਲਏ ਬਨ ਮੈ ਭਯੋ ਖਰਾਬ। 
ਸੂਕਿ ਦੂਬਰੋ ਤਨ ਭਯੋ ਹੇਰੇ ਲਜਤ _ਰਬਾਬ। _੧੩। 
ਚੱਪਾਣ? 
ਅਤਿ _ਦੁਰਬਲ ਜਬ ਤਾਹਿ _ਨਿਹਾਰਿਯੋ। _ਤਬ _ਨਊਉਆ ਸੁਤ _ਬਚਨ _ਉਚਾਰਿਯੋ। 
ਏਕ ਖਾਟ ਯਾ ਕੋ ਅਬ ਦੀਜੈ। ਮੇਰੋਂ ਕਹਿਯੋ ਬਚਨ _ਯਹ _ਕੀਜੈ।੧੪। 
ਦਾਹਰਾ 
ਖਾਟ ਸਾਹੁ ਕੋ ਪੁਤ੍ਰ ਲੈ ਅਧਿਕ ਦੁਖ੍ਯ ਭਯੋ _ਚਿਤ। 
ਗਹਿਰੇ ਬਨ ਮੈ ਜਾਇ ਕੈ ਰੋਵਤ ਪੀਟਤ ਨਿਤ। _੧੫। 
ਮਹਾ ਰੁਦੂ ਅਰੁ ਪਾਰਬਤੀ ਜਾਤ ਹੁਤੈ ਨਰ ਨਾਹਿ। 
ਕੋ ਦੁਖਿਤ ਬਿਲੋਕਿ ਕੈ ਦਯਾ ਭਈ ਮਨ ਮਾਹਿ। ੧੬। 
ਚੱਪਾਣ? 
ਦਯਾ ਮਾਨ ਯੋ ਬਚਨ _ਉਚਾਰੇ। ਸੁਨਹੁ ਸਾਹੁ ਕੇ ਸੁਤ ਦੁਖ੍ਯਾਰੇ। 
ਜਾਇ ਚਮਰੁ ਤੂ ਤੂ ਮੁਖ ਕਹਿ ਹੈ। ਛੇਰੀ ਲਗੀ ਭੂਮ ਮੈ ਰਹਿ ਹੈ। ੧੭। 
ਦਾਹਰਾ 
ਜਬੈ ਉਂਝਰੁ ਤੂ ਭਾਖਿ ਹੈ ਤੁਰਤ ਵਹੈ ਛੁਟਿ ਜਾਇ। 
ਜਬ _ਲਗਿਯੋ ਕਹਿ _ਹੈ ਨਹੀ ਮਰੈ ਧਰਨਿ ਲਪਟਾਇ। _੧੮। 


ਚਰਿਤ੍ਰ ਪਾਖਿਆਨ ੨੪੧ 


ਸ਼ਾਹ ਦਾ ਪੁੱਤਰ ਉਸ ਨੂੰ ਕਹਿੰਦਾ ਰਿਹਾ (ਪਰ ਉਸ ਨੇ) ਘੋੜੇ ਉਤੇ ਨ ਚੜ੍ਹਾਇਆ। 


ਕਿਹਾ ਕਿ ਉਹ ਦਰਵਾਜ਼ੇ ਉਤੇ ਜਾ ਕੇ ਬੈਠੇ।੧੧। 


ੈਰ] ੨ 


ਤਦ ਨਾਈ ਦੇ ਪੁੱਤਰ ਨੇ ਇਸ ਤਰ੍ਹਾਂ ਕਿਹਾ-- (ਇਸ ਨੂੰ) ਕਹੋ ਕਿ ਮੇਰਾ ਇਹ ਕੈਮ 
ਕਰੇ। ਇਸ ਨੂੰ ਬਹੁਤ ਸਾਰੀਆਂ ਬਕਰੀਆਂ ਚਰਾਉਣ ਲਈ _ਦਿਓ। ਦਿਨ ਨੂੰ ਚਰਾ ਕੇ ਰਾਤ ਨੂੰ 
ਘਰ _ਆ ਜਾਵੇ।੧੨। 


ਮਾਰਿਆ ਸੁਕ ਕੇ ਰਬਾਬ _ਵਰਗਾ _ਦੁਬਲਾ _ਹੋਂ_ਗਿਆ।੧੩। 
ਚੱਪਲਾਂ 


ਨੂੰ ਬਹੁਤ ਦੁਰਬਲ ਵੇਖਿਆ ਤਦ ਨਾਈ ਦੇ ਪੁੱਤਰ ਨੇ _ਕਿਹਾ-- ਹੁਣ ਇਸ 
ਨੂੰ ਇਕ ਮੌਜੀ ਦੇ ਦਿਓ ਅਤੇ ਮੇਰੇ ਕਹੇ ਅਨੁਸਾਰ ਇਸ ਤਰ੍ਹਾਂ _ਕਰੋ।੧੪। 
ਦੰਹਰਾ 

ਸ਼ਾਹ ਦਾ ਪੁੱਤਰ ਮੌਜੀ ਲੈ ਕੇ ਮਨ ਵਿਚ ਹੋਰ ਵੀ ਦੁਖੀ ਹੋਇਆ। ਸੰਘਣੇ ਬਨ ਵਿਚ 
ਜਾ ਕੇ ਨਿੱਤ ਰੋਣ ਪਿਟਣ _ਲਗਿਆ।੧੫। ਮਹਾ ਰੁਦੂ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ 
ਲੰਘ _ਰਹੇ _ਸਨ। ਉਸ ਨੂੰ ਦੁਖੀ ਵੇਖ ਕੇ (ਉਨ੍ਹਾਂ ਦੇ) ਮਨ ਵਿਚ ਦਇਆ ਆ ਗਈ।੧੬। 


ਚੱਪਲਾਂ 


ਦਇਆਵਾਨ ਹੋਕੇ (ਉਨ੍ਹਾਂ ਨੇ) ਇਸ ਤਰ੍ਹਾਂ ਕਿਹਾਹਹੇ ਸ਼ਾਹ ਦੇ ਦੁਖੀ ਪੁੱਤਰ! ਸੁਣੋ। 
ਜਿਸ ਨੂੰ ਤੂੰ ਮੂੰਹ ਤੋਂ ਕਹੇਂਗਾ 'ਤੂੰ _ਚਿਮਟ ਜਾ”, ਤਾਂ ਉਹ ਬਕਰੀ ਭੂਮੀ ਨਾਲ ਜੁੜ ਜਾਏਗੀ।੧੭। 


ਦੋਂ ਤੂੰ ਹੋ ਲਈ ਕਹੇਂਗਾ, ਉਸੇ ਵੇਲੇ ਉਹ ਖੁਲਾਸ ਹੋ_ਜਾਏਗੀ। ਜਦ ਤਕ 
ਉਹ _ਧਰਤੀ ਨਾਲ ਲਗ ਕੇ ਮਰ _ਜਾਏਗੀ।੧੮। 


੨੪੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਜਬੈ ਚਮਰੁ ਤੂ ਵਹਿ ਮੁਖ ਕਹੈ। ਚਿਮਟਿਯੋ ਅਧਰ ਧਰਨਿ _ਸੋ_ਰਹੈ। 
ਸਾਚੁ ਬਚਨ ਸਿਵ ਕੋ ਜਬ _ਭਯੋ। ਤਬ ਤਿਹ ਚਿਤ ਯਹ _ਠਾਟ ਠਟ੍ਯੋ। ੧੯। 


ਦੰਹਰਾ 
ਸਭੈ ਚਮਰੁ ਤੁਮੈ ਬਿਨਾ ਯਾ ਪੁਰ ਮੈ ਹ੍ਹੈ ਜਾਹਿ। 
ਜਹ ਤਹ ਨਰ ਨਾਰੀ ਹੁਤੀ ਲਗੀ ਰਹੀ ਛਿਤ ਮਾਹਿ। ੨0। 
ਸੋਤ ਜਗਤ ਬੈਠਤ _ਉਠਤ _ਚਿਮਟ _ਗਏ ਛਿਨ _ਮਾਹਿ। 
ਕੂਕ ਉਠੀ ਪੁਰ ਮੈ _ਘਨੀ ਨੈਕ ਰਹੀ ਸੁਧਿ ਨਾਇ। ੨੧। 
ਪਤਿ ਧੋਤੀ _ਬਾਧਿਤ _ਫਸਿਯੋ ਪਾਕ _ਪਕਾਵਤ _ਤ੍ਰੀਯ। 
ਨੌਆ ਤ੍ਰਿਯ ਸੋਵਤ ਫਸਿਯੋ ਕਛੂ _ਨ ਰਹੀ ਸੁਧਿ ਜੀਯ। ੨੨। 


ਚੱਪਾਣ 
ਸਾਹੁ ਪੁਤ ਤਬਹ ਤਾ ਕੇ ਆਯੋ। ਕਹਾ ਭਯੋ ਕਹਿ ਤਿਸੈ ਸੁਨਾਯੋ। 
ਜੁ ਕਛੁ ਕਹੋ ਮੁਹਿ ਕਾਜ ਕਮਾਊ। ਬੈਦਹਿ ਢੂਢਿ _ਤਿਹਾਰੇ ਲ੍ਯਾਊ। _੨੩। 


ਲੈ ਘੋਰੀ ਸੁਤ ਸਾਹੁ ਸਿਧਾਯੋ। ਖੋਜਿ ਬੈਦ ਕੋ_ਸੰਗ ਲੈ ਆਯੋ। 
ਤਹ ਜੰਗਲ ਕੀ ਹਾਜਤਿ ਭਈ। ਘੋਰੀ ਸਾਹੁ ਪੁਤ੍ਰ ਕੋ _ਦਈ। ੨੪੧ 


ਦੰਹਰ” 
ਜਾਇ _ਬੂਟੈ ਤਬ _ਬੈਠਿਯੋ ਲਈ _ਕੁਪੀਨ _ਉਠਾਇ। 
ਡਲਾ _ਭਏ ਪੌਛਨ ਲਗਿਯੋ _ਕਹਿਯੋ _ਚਮਰੁ ਤੂ _ਤਾਹਿ। ੨੫। 
ਹਾਥ _ਲਗੋਟੀ ਰਹਿ ਗਈ _ਡਲਾ ਫਸਿਯੋ_ਬੁਰਿ ਮਾਹਿ। 
ਚਰਨ ਝਾਰ ਕੇ ਸੰਗ ਰਸੇ ਤਾਹਿ ਰਹੀ ਸੁਧਿ ਨਾਹਿ। ੨੬। 
ਲਏ _ਅਸੂੂਨੀ ਸਾਹੁ ਕੋ ਪੂਤ ਪਹ;ਜ੍ਯੋ ਆਇ। 
ਕਹਿਯੋ ਬੈਦ ਮੈ ਕ੍ਯਾ ਕਰੋ ਇਹ ਦੁਖ ਕੋ ਸੁ ਉਪਾਇ। ੨੭। 
ਚੱਪਾਣ 
ਸਾਹੁ ਪੁਤੁ ਤਬ ਬਚਨ _ਉਚਾਰੋ। ਸੁਨੋ ਬੈਦ ਉਪਚਾਰ ਹਮਾਰੋਂ। 
ਹਮਰੋ ਇਹ ਆਗੇ ਦੁਖ ਭਯੋ। ਇਹ ਉਪਚਾਰ ਦੂਰਿ ਹੈ ਗਯੋ। ੨੮। 
ਦੰਹਰਾ” 
ਯਾ _ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ। 
ਤੁਰਤ ਰੋਗ _ਹਮਰੋ _ਕਟਿਯੋ ਸੁਨਹੁ _ਬੈਦ ਉਪਚਾਰ। _੨੯। 


ਚਰਿਤ੍ਰ ਪਾਖਿਆਨ ੨੪੩ 
ਚੱਪਾਣ? 


ਜਾਂ 
(ਅਧਰ”) ਧਰਤੀ ਨਾਲ ਚਿਮਟ ਗਿਆ। ਜਦ ਸ਼ਿਵ ਦੇ 


ਦੰਹਰਾ 
(ਉਸ ਨੇ _ਕਿਹਾ-) ਮੇਰੇ ਬਿਨਾ ਇਸ ਨਗਰ ਦੇ ਸਾਰੇ ਚਿਮਟ ਜਾਣ। ਜਿਥੇ ਕਿਥੇ ਜੋ 
ਨਰ ਨਾਰੀ ਸੀ, _ਸਭ _ਧਰਤੀ ਨਾਲ _ਚਿਮਟ ਗਈ।੨0। ਸੌਂਦੇ, ਜਾਗਦੇ, ਉਠਦੇ, ਬੈਠਦੇ ਸਾਰੇ 
ਹੀ ਛਿਣ ਭਰ ਵਿਚ ਚਿਮਟ ਗਏ। ਸ਼ਹਿਰ ਵਿਚ ਬਹੁਤ ਚੀਖ ਚਹਾੜਾ ਪੈ ਗਿਆ ਅਤੇ ਕਿਸੇ 
ਵਿਚ ਸੁੱਧ ਬੁਧ _ਨ _ਰਹੀ।੨੧। 
ਪਤੀ ਧੋਤੀ ਬੰਨ੍ਹ ਦਿਆਂ ਫਸ ਗਿਆ ਅਤੇ ਇਸਤਰੀ ਰਸੋਈ ਤਿਆਰ ਕਰਦੀ ਫਸ 
ਨਵੀਂ ਵਿਆਹੀ ਇਸਤਰੀ (ਪਤੀ ਨਾਲ) ਸੁਤੀ ਹੋਈ ਫਸ ਗਈ ਅਤੇ (ਕਿਸੇ ਨੂੰ ਵੀ 
ਜੀ 


ਤਦ ਸ਼ਾਹ ਦਾ ਪੁੱਤਰ ਉਸ (ਨਾਈ ਦੇ ਪੁੱਤਰ) ਕੋਲ ਆਇਆ। ਜੋ 
ਹੋਇਆ, ਉਹ ਉਸ ਨੂੰ ਸੁਣਾਇਆ। (ਸ਼ਾਹ ਦੇ ਪੁੰਤਰ ਨੇ ਨਾਈ ਦੇ ਪੁੱਤਰ ਨੂੰ _ਕਿਹਾ--ਤੁਸੀਂ) 
ਮੈਨੂੰ ਜੋ ਕੁਝ _ਕਹੋਂ, ਉਹ _ਕੰਮ _ਕਰਾਂਗਾ। ਤੁਹਾਡੇ ਲਈ ਵੈਦ ਨੂੰ ਲਭ _ਲਿਆਵਾਂਗਾ। _੨੩। 
ਘੋੜੀ ਲੈ ਕੇ ਸ਼ਾਹ ਦਾ ਪੁੰਤਰ ਗਿਆ ਅਤੇ ਵੈਦ ਨੂੰ ਲਭ ਕੇ ਨਾਲ ਲੈ ਆਇਆ। ਉਸ 
ਵੈਦ ਨੂੰ ਜੰਗਲ ਜਾਣ _ਦੀ _ਹਾਜਤ ਹੋਈ ਅਤੇ ਸ਼ਾਹ ਦੇ ਪੁੱਤਰ ਨੂੰ ਉਸ ਨੇ ਘੋੜੀ ਦੇ 
ਦਿੱਤੀ।੨੪। 
ਦੰਹਰਾ 


ਤਦ ਉਹ ਲੰਗੋਟੀ ਚੁਕ ਕੇ ਇਕ ਬੂਟੇ ਪਾਸ ਜਾ ਬੈਠਾ ਅਤੇ (ਜਦੋ) ਮਿੰਟੀ ਦਾ ਡਲਾ 
ਨ ਪੁੱਤਰ ਨੇ) _ਕਿਹਾ[| 'ਤੂੰ `ਚਿਮਟ _ਜਾ`।੨੫। 
ਗਈ ਅਤੇ ਮਿੱਟੀ ਦਾ ਡਲਾ ਗੁਦਾ ਵਿਚ ਫਸ _ਗਿਆ। 

ਉਸ ਨੂੰ ਕੋਈ ਸੁੱਧ ਬੁੱਧ ਨ ਰਹੀ।੨੬। ਸ਼ਾਹ 
ਲਗਿਆ ਹੇ ਵੈਦ! ਮੈਂ ਕੀ ਕਰਾਂ, 


ਤਦ ਸ਼ਾਹ ਦੇ ਪੁੱਤਰ ਨੇ ਕਿਹਾ ਹੇ ਵੈਦ! ਮੇਰਾ ਇਲਾਜ ਸੁਣੋ। ਮੈਨੂੰ ਵੀ (ਇਕ ਵਾਰ) 
ਅਗੇ ਇਹ ਦੁਖ ਹੋਇਆ ਸੀ (ਜੋ) ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ।੨੮। 


ਦੰਹਰਾ 


ਇਸ ਘੋੜੀ ਦੀ ਭਗ ਵਿਚ ਮੈਂ ਸੋ ਵਾਰ ਜੀਭ ਦਿੱਤੀ ਸੀ। ਹੇ ਵੈਦ! ਸੁਣੋ, ਇਸ 
ਇਲਾਜ ਨਾਲ ਮੇਰਾ ਰੋਗ ਤੁਰਤ ਕਟ ਗਿਆ _ਸੀ।੨੯। 


੨੪੪ 


ਚੱਘਣ?/ 
ਤਬੈ ਬੈਦ ਸੋਊ ਕ੍ਰਿਆ ਕਮਾਈ। ਤਾ ਕੇ ਭਗ ਮੈ ਜੀਭ ਧਸਾਈ। 
ਕਹਿਯੋ ਚਮਰੁ ਤੂ ਸੋ ਲਗਿ ਗਈ। ਅਤਿ ਹਾਸੀ ਗਦਹਾ ਕੋ _ਭਈ। _੩0। 


ਲਏ ਲਏ ਤਾ ਕੋ ਪੁਰ ਆਯੋ। ਸਗਲ ਗਾਵ ਕੋ ਦਰਸ ਦਿਖਾਯੋ। 
ਬੈਦ ਕਛੂ ਉਪਚਾਰਹਿ ਕਰੌ। ਇਨ ਕੇ ਪ੍ਰਾਨ ਛੁਟਨ ਤੇ ਡਰੌ। _੩੧। 


ਘਰਾ ਜ਼ਨ ਲਾਲਾ 
ਦੰਹਰਾ 
ਅਧਿਕ ਦੁਖੀ ਪੁਰ ਜਨ ਭਏ ਕਛੂ ਨ ਚਲਿਯੋ ਉਪਾਇ। 
ਚਲਤ _ਫਿਰਤ ਯਾ ਕੋ _ਨਿਰਖਿ ਰਹੇ ਚਰਨ _ਲਪਟਾਇ। _੩੨। 
ਚੱਪਣਾ 
ਹਮਰੇ ਨਾਥ _ਉਪਾਇਹਿ _ਕੀਜੈ। ਅਪਨੇ ਜਾਨਿ _ਰਾਖਿ ਕਰਿ ਲੀਜੈ। 
ਇਨੈ ਕਰੀ ਕਛੁ ਚੂਕ ਤਿਹਾਰੀ। ਮਹਾ ਰੋਗ ਤੇ ਲੇਹੁ ਉਬਾਰੀ। ੩੩। 


ਨਾਹ ਸਤ ਲਾਲ 
ਚੱਪਣਾ 


ਚਰਿਤ੍ਰ ਪਾਖਿਆਨ ੨੪੫ 


ਜੱਪਣਾ 

ਤਦ ਵੈਦ ਨੇ ਉਹੀ ਕ੍ਰਿਆ ਕੀਤੀ ਅਤੇ ਘੋੜੀ _ਦੀ _ਭਗ _ਵਿਚ _ਜੀਭ _ਧਸ _ਦਿੱਤੀ। 
(ਸ਼ਾਹ ਦੇ ਪੁੱਤਰ ਨੇ) ਕਿਹਾ--'ਤੂੰ _ਚਿਮਟ ਜਾ” ਅਤੇ ਉਹ ਜੁੜ ਗਈ। _ਉਸ ਖੋਤੇ (ਵੈਦ) ਦੀ 
ਬਹੁਤ ਹਾਸੀ ਹੋਈ।੩0। 

ਉਸ ਨੂੰ ਨਾਲ ਲੈ ਕੇ ਪਿੰਡ ਵਿਚ ਆਇਆ ਅਤੇ ਸਾਰੇ ਪਿੰਡ ਨੂੰ ਨਜ਼ਾਰਾ _ਵਿਖਾਇਆ। 


(ਪਿੰਡ ਦੇ ਇਕ ਵੈਦ ਨੂੰ ਕਿਹਾ-) ਹੇ ਵੈਦ! ਇਸ ਦਾ ਕੁਝ ਉਪਚਾਰ ਕਰੋ ਅਤੇ ਇਸ ਦੇ ਪ੍ਰਾਣ 
ਨਿਕਲਣ ਤੋਂ" ਡਰੋ।੩੧। 


ਹੇ ਨਾਥ! ਸਾਡਾ (ਕੋਈ) ਉਪਾ ਕਰੋ ਅਤੇ ਆਪਣਾ ਜਾਣ ਕੇ (ਸਾਡੀ) ਰਖਿਆ ਕਰੋ। 
ਇਨ੍ਹਾਂ ਨੇ ਤੁਹਾਡੀ ਕੋਈ ਗਲਤੀ ਕੀਤੀ ਹੋਵੇਗੀ। (ਇਨ੍ਹਾਂ ਨੂੰ ਇਸ) ਮਹਾ ਰੋਗ ਤੋਂ ਬਚਾ 
ਲਵੇ ।੩੩। 
ਡਾਹ ਦੇ ਪੁੱਤਰ ਨੰ /ਨੈਹਾ- 
ਜੱਪਣਾ 


ਸਕਲ _ਕਥਾ ਤਿਨ ਭਾਖਿ ਸੁਨਾਈ। ਪੁਰ ਲੋਗਨ _ਸਭਹੂੰ ਸੁਨਿ _ਪਾਈ। ਉਸ ਨੇ ਸਾਰੀ ਗੱਲ ਦਸ ਦਿੱਤੀ ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ। ਉਸ ਨੂੰ 
ਲੈ ਦੂਜੀ _ਕੰਨ੍ਯਾ _ਤਿਹ _ਦੀਨੀ। _ਭਾਤਿ _ਭਾਤਿ ਉਸਤਤਿ _ਮਿਲ _ਕੀਨੀ। _੩੪। ਦੂਜੀ ਕੰਨਿਆ ਦੇ ਦਿੱਤੀ ਅਤੇ ਮਿਲ ਕੇ ਭਾਂਤ ਭਾਂਤ _ਦੀ ਉਸਤਤ _ਕੀਤੀ। _੩੪। 
ਔਰ _ਸਕਲ ਪੁਰ ਛੋਰਿ _ਉਬਾਰਿਯੋ। ਨਊਆ ਸੁਤ _ਚਿਮਟਿਯੋ ਹੀ _ਮਾਰਿਯੋ। ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) _ਉਬਾਰਿਆ ਅਤੇ ਨਾਈ ਦੇ ਪੁੱਤਰ 


ਬ੍ਯਾਹ ਦੂਸਰੋ _ਅਪਨੋ ਕੀਨੋ। ਨਿਜੁ ਪੁਰ ਕੋ _ਬਹੁਰੋ ਮਗੁ _ਲੀਨੋ। _੩੫। _੧। ਨੂੰ ਚਿਮਟਿਆ ਹੋਇਆ _ਹੀ ਮਾਰ _ਦਿੱਤਾ। ਆਪ ਦੂਜਾ ਵਿਆਹ ਕੀਤਾ ਅਤੇ ਫਿਰ ਆਪਣੇ 


ਮਤ ਸਭ" ਸ੍ਤ/ ੬੮/ ੧੨੨੦/ %ਫਜੀ/ 


/ਏਥੋਂ ਸੰ ਲਾਠਤੁੱਪ/ਨਆਨ ਪਰਖ ਗਾਹੇਤ੍ ਦੇ ਮੱਤੀ ਭੂਪ ਸੰਭਾਦ ਦੇ ੬੮ਵੈ' ਲਾਠਤ੍ਹ ਦੀ ਸਮਾਪਤੀ 
ਭਾ ਲਭ ਹੀ/ ੬੮/ ੧੨੨੦੪ ਚਲਦਾ? 


ਦੰਹਰਾ ਦੰ ਹਾਰਾ 
ਚਪਲ _ਸਿੰਘ ਰਾਜਾ ਬਡੋ __ਰਾਜ ਕਲਾ _ਤਿਹ _ਨਾਰਿ। ਚਪਲ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਅਤੇ ਰਾਜ ਕਲਾ (ਨਾਂ ਦੀ ਉਸ ਦੀ) 
ਇੰਦੂ ਦੇਵ ਰੀਝੇ ਰਹੈ _ਜਾਨਿ _ਸਚੀ _ਅਨੁਹਾਰਿ। _੧। ਇਸਤਰੀ ਸੀ। ਉਸ ਨੂੰ ਸਚੀ ਵਰਗੀ ਸਮਝ ਕੇ ਇੰਦਰ ਵੀ ਬਹੁਤ ਰੀਝਿਆ ਰਹਿੰਦਾ ਸੀ।੧। 
ਸੋ ਰਾਨੀ ਇਕ ਚੋਰ ਸੋ _ਰਮ੍ਯੋ ਕਰਤ ਦਿਨੁ ਰੈਨਿ। ਉਹ ਰਾਣੀ ਇਕ ਚੋਰ ਨਾਲ ਦਿਨ ਰਾਤ _ਰਮਣ ਕਰਦੀ ਸੀ। ਉਸ ਨੂੰ (ਕਦੇ) ਆਪਣੇ ਘਰ 


ਬੁਲਾ ਲੈਂਦੀ ਅਤੇ (ਕਦੇ) ਉਸ ਦੇ ਘਰ _ਚਲੀ_ਜਾਂਦੀ।੨। 


ਇਕ ਦਿਨ ਰਾਜੇ ਨੇ (ਚੋਰ ਨੂੰ) ਘਰ ਆਉਂਦਿਆਂ ਵੇਖ ਲਿਆ। (ਉਸ) ਚੋਰ ਨੂੰ ਮਾਰ 
ਕੁਟ ਕੇ ਸੂਲੀ ਉਤੇ ਚੜ੍ਹਾ _ਦਿੱਤਾ।੩। ਜਦ _(ਉਸ ਦੇ ਅੰਦਰ) ਲਹੂ ਦਾ _ਭਭਕਾਰ _ਉਠਦਾ 
(ਅਰਥਾਤ ਉਪਰ ਨੂੰ ਚਲਦਾ) ਤਦ (ਉਸ ਦੀਆਂ) ਅੱਖਾਂ ਖੁਲ੍ਹ _ਜਾਂਦੀਆਂ। ਜਦ ਸੁਆਸ 
ਹੇਠਾਂ ਨੂੰ ਚਲਦਾ ਤਾਂ ਕੁਝ ਸੁੱਧ ਬੁੱਧ ਨ _ਰਹਿੰਦੀ।੪। 


ਤਾਹਿ ਬੁਲਾਵੈ ਨਿਜੁ ਸਦਨ ਆਪੁ ਜਾਇ ਤਿਹ ਐਨ। ੨। 


ਏਕ ਦਿਵਸ ਆਵਤ ਸਦਨ ਨ੍ਰਿਪ ਬਰ _ਲਖਿਯੋ __ਬਨਾਇ। 
ਲੂਟਿ ਕੂਟਿ ਤਸਕਰ ਲਯੋ ਸੂਰੀ ਦਿਯੋ _ਚਰਾਇ। _੩। 
ਜਬ ਸਰੋਤ ਭਭਕੋ ਉਠਤ ਤਬ _ਆਸਥੈ ਖੁਲਿ ਜਾਹਿ। 
ਜਬੈ ਸ੍ਰਾਸ ਤਰ ਕੋ ਰਮੈ ਕਛੂ ਰਹੈ ਸੁਧਿ ਨਾਹਿ। ੪। 


੨੪੬ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਰਾਨੀ ਜਬ __ਬਤਿਯਾ _ਸੁਨ _ਪਾਈ। ਤਸਕਰ ਕੇ _ਮਿਲਬੇ ਕਹ _ਧਾਈ। 
ਜਬ ਸ੍ਰੋਨਤ ਊਰਧ ਤਿਹ _ਆਯੋ। ਛੁਟੀ ਆਖਿ ਦਰਸਨ ਤ੍ਰਿਯੁ _ਪਾਯੋ। _੫। 


ਤਬ ਰਾਨੀ ਤਿਹ ਬਚਨ _ਉਚਾਰੇ। ਸੁਨੁ ਤਸਕਰ ਮਮ ਬੈਨ ਪ੍ਯਾਰੇ। 


ਜੋ ਕਛੁ ਆਗ੍ਯਾ ਦੇਹੁ ਸੁ ਕਰੋ। ਤੁਮ ਬਿਨ ਮਾਰ ਕਟਾਰੀ ਮਰੋ। ੬। 
ਤਬ ਤਸਕਰ ਯੋ ਬੈਨ ਉਚਾਰੇ। _ਯਹੈ ਹੋਸ ਮਨ ਰਹੀ _ਹਮਾਰੇ। 
ਮਰਤ ਸਮੈ ਚੁੰਬਨ ਤਵ ਕਰੋ। ਬਹੁਰੋ ਯਾ _ਸੂਰੀ ਪਰ ਮਰੋ। ੭। 
ਜਬ ਰਾਨੀ _ਚੁੰਬਨ ਤਿਹ ਦੀਨੋ। _ਸ੍ਰੋਨ ਭਭਾਕੈ ਤਸਕਰ _ਕੀਨੋ। 
ਤਬ ਤਸਕਰ ਕੋ ਮੁਖਿ ਜੁਰਿ ਗਯੋ। ਨਾਕ ਕਾਟ ਰਾਨੀ ਕੋ _ਲਯੋ। _੮। 
ਦੰਹਰਾ 
ਜਬ ਤਸਕਰ _ਚੁੰਬਨ _ਕਰਿਯੋ ਪ੍ਰਾਨ _ਤਜੇ _ਤਤਕਾਲ। 
ਨਾਕ _ਕਟਿਯੋ ਮੁਖ ਮੈ ਰਹਿਯੋ ਰਾਨੀ ਭਈ ਬਿਹਾਲ। ੯। 


ਚੱਪਣਾ 
ਨਾਕ _ਕਟਾਇ ਤ੍ਰਿਯਾ ਘਰ _ਆਈ। ਜੋਰਿ ਨ੍ਰਿਪਤਿ ਕੋ ਬਾਤ _ਸੁਨਾਈ। 
ਕਾਟ ਨਾਕ ਸਿਵ ਭੋਜਨ _ਚਰਾਯੋ। ਸੋ _ਨਹਿ _ਲਗ੍ਯੋ_ਰੁਦੂ ਯੌ _ਭਾਯੋ। _੧0। 
ਪੁਨ ਸਿਵਜੂ ਯੋ ਬਚਨ ਉਚਾਰੋ। ਚੋਰ ਬਕ ਮੈ _ਨਾਕ ਤਿਹਾਰੋ। 
ਤੁਰਹੁ ਤਹਾ ਤੇ ਕਾਢ ਮੰਗੈਯੈ। _ਆਨਿ ਤ੍ਰਿਯਾ ਕੇ _ਬਕ੍ਰ _ਲਗੈਯੈ। _੧੧। 


ਦੰਹਰਾ 
ਤਬ ਰਾਜੈ ਸੋਈ _ਕਿਯੋ ਸਿਵ ਕੋ ਬਚਨ _ਪਛਾਨਿ। 
ਤਾ ਕੇ ਮੁਖ ਸੋ ਕਾਢ ਹੈ ਨਾਕ ਲਗਾਯੋ ਆਨਿ। ੧੨। ੧। 


ਡਾ ਨਭ# ਸਤ/ ੬੯੭ 9੨੩੬/ %ਫਲੁੰ/ 


ਚੱਪਣਾ 
ਏਕ ਲਹੌਰ ਸੁਨਾਰੋ ਰਹੈ। ਅਤਿ ਤਸਕਰ ਤਾ ਕੋ ਜਗ ਕਹੈ। 
ਸਾਹੁ ਤ੍ਰਿਯਾ ਤਾ ਕੋ ਸੁਨਿ ਪਾਯੋ। ਘਾਟ ਗੜਨ _ਹਿਤ ਤਾਹਿ ਬੁਲਾਯੋ। _੧। 


ਦੰਹਰਾ 


ਚਿਤ੍ਰ _ਪੁਰਭਾ _ਤ੍ਰਿਯ _ਸਾਹੁ ਕੀ ਜੈਮਲ ਨਾਮ ਸੁਨਾਰ। 
ਘਾਟ ਘੜਤ ਭਯੋ _ਸੂਰਨ ਕੋ ਤਵਨ ਤ੍ਰਿਯਾ ਕੇ ਦ੍ਰਾਰ। ੨। 


ਚਰਿਤ੍ਰ ਪਾਖਿਆਨ ੨੪੭ 


ਗੌਲ ਤਾਂ ਚੋਰ ਨੂੰ ਮਿਲਣ ਲਈ _ਗਈ। ਜਦੋਂ ਉਸ ਦਾ 
ਲਹੁ ਉਪਰ ਵਲ ਚਲਿਆ ਤਾਂ ਉਸ ਦੀ ਔਖ ਖੁਲ੍ਹੀ ਅਤੇ (ਉਸ ਨੇ) ਇਸਤਰੀ ਦਾ ਦਰਸ਼ਨ 


=ੋ = = ਰੇ 


ਕੀਤਾ।੫। 


ਤਦ ਰਾਣੀ ਨੇ _ਉਸ ਪ੍ਰਤਿ ਬਚਨ ਕੀਤਾ! ਹੇ ਪਿਆਰੇ ਚੋਰ! ਮੇਰੀ _ਗੌਲ _ਸੁਣ। ਜੋ 
(ਸੈਨੂੰ) ਆਗਿਆ ਦੇਵੇਂਗਾ, ਉਹੀ ਮੈ _ਕਰਾਂਗੀ। ਤੇਰੇ ਬਿਨਾ _ਕਟਾਰ ਮਾਰ ਕੇ _ਮਰ_ਜਾਵਾਂਗੀ।੬। 


ਤਦ ਚੋਰ ਨੇ ਇਹ ਬਚਨ ਕਹੇ ਕਿ ਮੇਰੇ ਮਨ ਵਿਚ ਇਹੀ ਹਵਸ ('ਹੋਸ) ਹੈ ਕਿ ਮਰਨ 
ਵੇਲੇ ਤੇਰਾ ਚੁੰਮਣ ਲਵਾਂ, ਫਿਰ ਇਸ ਸੂਲੀ ਉਤੇ ਚੜ੍ਹ _ਕੇ _ਮਰਾਂ।੭। 


ਜਦ ਰਾਣੀ ਨੇ ਉਸ ਨੂੰ ਚੁੰਬਣ ਦਿੱਤਾ (ਤਾਂ) ਚੋਰ ਨੇ ਲਹੂ ਦਾ _ਭਭਾਕਾ _ਕੀਤਾ। ਤਦ 
ਚੋਰ ਦਾ ਮੂੰਹ ਜੁੜ ਗਿਆ ਅਤੇ ਰਾਣੀ ਦਾ ਨਕ _ਕਟ _ਲਿਆ।੮। 


ਦੰਹਰਾ 


ਜਦ ਚੋਰ ਨੇ ਚੁੰਬਣ ਲਿਆ ਤਾਂ ਉਸੇ ਵੇਲੇ ਪ੍ਰਾਣ ਵੀ ਤਿਆਗ ਦਿੱਤੇ। (ਰਾਣੀ ਦਾ) 
ਕਟਿਆ ਹੋਇਆ ਨਕ ਉਸ ਦੇ ਮੂੰਹ ਵਿਚ ਹੀ ਰਿਹਾ ਅਤੇ ਰਾਣੀ ਬੇਹਾਲ ਹੋ _ਗਈ।੯। 
ਚੱਪਾਣ 

ਨਕ ਕਟਵਾ ਕੇ ਰਾਣੀ ਘਰ ਆ ਗਈ ਅਤੇ ਗੱਲ ਬਣਾ ਕੇ ਰਾਜੇ ਨੂੰ ਦਸੀ ਕਿ ਮੈਂ 
ਨਕ ਕਟ ਕੇ ਸ਼ਿਵ ਨੂੰ ਭੋਜਨ (ਦੇ ਰੂਪ ਵਿਚ) ਚੜ੍ਹਾਈ ਹੈ। ਉਹ ਸ਼ਿਵ ਨੂੰ ਚੰਗੀ ਨਹੀਂ ਲਗੀ 
ਹੈ।੧0। 

ਫਿਰ ਸ਼ਿਵ ਨੇ ਇਹ ਬਚਨ ਕਹੇ ਕਿ ਚੋਰ ਦੇ ਮੂੰਹ ਵਿਚ ਤੇਰੀ ਨਕ (ਫਸੀ ਪਈ) ਹੈ। 
ਉਥੋਂ ਤੁਰਤ ਕਢ ਕੇ ਮੰਗਵਾ ਲਵੋ _ਅਤੇ ਲਿਆ ਕੇ (ਆਪਣੀ) ਇਸਤਰੀ ਦੇ ਮੂੰਹ _ਉਤੇ 
ਲਗਾ _ਦਿਓ।੧੧। 
ਦੰਹਰਾ” 

ਤਦ ਰਾਜੇ ਨੇ ਉਸ ਨੂੰ ਸ਼ਿਵ ਦੀ ਆਗਿਆ ਸਮਝ ਕੇ ਉਹੀ ਕੀਤਾ ਅਤੇ ਨਕ ਨੂੰ ਉਸ 
(ਚੋਰ) ਦੇ ਮੂੰਹ ਤੋਂ ਕਢ ਕੇ ਉਸ (ਰਾਣੀ) ਦੇ ਮੂੰਹ ਉਤੇ ਲਗਾ _ਦਿੱਤਾ।੧੨। 

/ਏਥੋਂ ਗੰ ਗਰੇਤਰੰਪ/#ਆਨ ਤੰਆ ਗਰੈੜ੍ਹ ਦੇ ਮੰਤ ਭੂਪ ਸੰਲਾਦ ਦੇ ੬੯ਵੇ' ਗੰਰੇਤੂ ਦੀ ਸ਼ਮਪਤਨ 

ਭਾ ਲਭ ਹ/ ੬੯੪ ੧੨੩#/ ਚਲਦਾ? 

ਚੱਪਾਣ? 

ਲਾਹੌਰ ਵਿਚ ਇਕ _ਸੁਨਿਆਰਾ ਰਹਿੰਦਾ ਸੀ। _ਉਸ ਨੂੰ ਸਾਰੇ ਵੱਡਾ ਚੋਰ ਕਹਿੰਦੇ ਸਨ। 
ਇਹ (ਗੱਲ) ਸ਼ਾਹ ਦੀ ਵਹੁਟੀ ਨੇ ਸੁਣ ਲਈ। _ਉਸ ਨੂੰ (ਗਹਿਣਿਆਂ ਦੀ) ਘਾੜਤ _ਘੜਨ 
ਲਈ ਬੁਲਾ _ਲਿਆ।੧। 
ਦੰਹਰਾ” 

ਸ਼ਾਹ ਦੀ ਇਸਤਰੀ ਦਾ ਨਾਂ ਚਿਤ੍ਰ ਪੂਭਾ ਸੀ ਅਤੇ ਸੁਨਿਆਰੇ ਦਾ ਨਾਂ ਜੈਮਲ ਸੀ। ਸੋਨੇ 
ਦੇ ਗਹਿਣੇ ਘੜਨ ਲਈ (ਉਹ) ਉਸ ਇਸਤਰੀ ਦੇ ਦੁਆਰ ਉਤੇ ਆਇਆ।੨। 


੨੪੮ 


ਦੰਹਰਾ 
ਕੋਰਿ ਜਤਨ _ਸਠ ਕਰ _ਰਹਿਯੋ ਕਛੂ ਨ ਚਲਿਯੋ _ਉਪਾਇ। 
ਆਪਨ ਸੁਤ ਕੋ ਨਾਮ ਲੈ ਰੋਦਨੁ ਕਿਯੋ __ਬਨਾਇ। ੪। 


ਚੱਪਾਣ 
ਬੰਦਨ ਨਾਮ ਪੁਤ੍ਰ ਹੋ _ਮਰਿਯੋ। ਮੇਰੇ ਸਕਲੋ ਸੁਖ ਬਿਧਿ _ਹਰਿਯੋ। 
ਜੋ ਕਹਿ ਮੂੰਡ ਧਰਨਿ ਪਰ _ਮਾਰਿਯੋ। _ਭਾਤਿ _ਭਾਤਿ ਹਿਯ ਦੁਖਤ ਪੁਕਾਰਿਯੋ। _੫। 


ਏਕ ਪੁਤ੍ਰ ਤਾਹੂ ਕੋ_ਮਾਰਿਯੋ। ਸੋ _ਚਿਤਾਰਿ ਤਿਨ ਰੋਦਨ ਕਰਿਯੋ। 
ਤਬ ਹੀ ਘਾਤ ਸੁਨਾਰੇ ਪਾਯੋ। _ਨਾਲ ਬੀਚ _ਕਰ ਸੂਰਨ ਚੁਰਾਯੋ। ੬। 


ਤਪਤ ਸਲਾਕ _ਡਾਰਿ _ਛਿਤ _ਦਈ। ਸੋਨਹਿ ਮਾਟੀ ਸੋ ਮਿਲਿ ਗਈ। 
ਕਹਿਯੋ ਨ ਸੁਤ ਗ੍ਰਿਹ ਭਯੋ _ਹਮਾਰੈ। ਪਾਛੇ ਮੂੰਠੀ ਛਾਰ ਕੀ ਡਾਰੈ। ੭। 


ਜਬ _ਸੁਨਾਰ ਤ੍ਰਿਯ ਸੋ ਸੁਨਿ ਪਾਈ। ਬਹੁ _ਮੂੰਠੀ ਭਰਿ ਰਾਖਿ ਉਡਾਈ। 
ਸੁਨ ਸੁਨਾਰ ਤੇਰੇ ਸਿਰ ਮਾਹੀ। ਜਾ ਕੇ ਏਕ ਪੁਤ੍ਰ ਗ੍ਰਿਹ ਨਾਹੀ। ੮। 


ਦੱਪਲ? 
ਤਬ ਐਸੋ ਤ੍ਰਿਯ ਬਚਨ _ਉਚਾਰੇ। ਮੋਰੇ ਪਤਿ ਪਰਦੇਸ ਪਧਾਰੇ। 
ਤਾ ਤੇ ਮੈ ਔਸੀ ਕੋ ਡਾਰੋ। ਐਹੈ ਨ ਐਹੈ ਨਾਥ ਬਿਚਾਰੋ। ੧0। 


ਦੰਹਰਾ 
ਕਰ ਸੋ ਔਸੀ ਕਾਢਿ ਕੈ ਲਈ ਸਲਾਕ _ਉਠਾਇ। 
ਹ੍ਯਾ ਰੋਦਨ ਕੋਊ ਕਿਨ ਕਰੋਂ ਕਹਿ ਸਿਰ ਧਰੀ ਬਨਾਇ। _੧੧। 
ਚੋਰ ਸੁਨਾਰੋ ਚੁਪ ਰਹਿਯੋ ਕਛੂ _ਨ_ਬੋਲਿਯੋ ਜਾਇ। 
ਪਾਈ ਪਰੀ __ਸਲਾਕ _ਕਹਿ_ ਸੋਨਾ ਲਯੋ __ਭਰਾਇ। _੧੨। 


ਚਰਿਤ੍ਰ ਪਾਖਿਆਨ ੨੪੯ 

ਜੱਪਣਾ 
ਜਦੋਂ ਵੀ ਸੁਨਿਆਰਾ (ਚੋਰੀ ਕਰਨ ਲਈ) _ਦਾਓ ਲਗਾਂਦਾ, ਤਾਂ ਉਸ ਦਾਓ ਨੂੰ ਇਸਤਰੀ 
ਜਾਣ ਜਾਂਦੀ। ਉਸ ਦਾ ਇਕ ਦਾਓ ਵੀ ਚਲਣ ਨ ਦਿੰਦੀ, ਤਾਂ ਜੋ ਉਹ ਉਸ ਦੇ ਘਰ ਦਾ 


ਧਨ ਹਰ ਨ ਲਵੇ।੩। 
ਦੰਹਰਾ” 

(ਉਹ) ਨੀਚ ਪੁਰਸ਼ ਬਹੁਤ ਸਾਰੇ ਯਤਨ ਕਰ _ਥਕਿਆ, ਪਰ ਕੋਈ ਵੀ ਉਪਾ ਨ ਚਲਿਆ। 
(ਤਦ) ਉਹ ਆਪਣੇ ਪੁੰਤਰ ਦਾ ਨਾਂ ਲੈ ਕੇ ਰੋਣ ਲਗ _ਪਿਆ।੪। 
ਚੱਪਾਣ 

(ਮੇਰਾ) ਬੰਦਨ ਨਾਂ ਦਾ ਪੁੱਤਰ ਹੋਕੇ ਮਰ ਗਿਆ ਹੈ। ਵਿਧਾਤਾ ਨੇ ਮੇਰੇ ਸਾਰੇ ਸੁਖ ਹਰ 
ਲਏ ਹਨ। ਇਹ ਕਹਿ ਕੇ ਉਸ ਨੇ ਸਿਰ ਧਰਤੀ ਉਤੇ ਪਟਕਿਆ ਅਤੇ ਹਿਰਦੇ ਦੇ ਦੁਖਾਂ ਦਾ 
ਭਾਂਤ ਭਾਂਤ ਨਾਲ ਵਿਰਲਾਪ _ਕੀਤਾ।੫। 

(ਰੌਂਬ ਨੇ) ਉਸ ਦਾ ਇਕਲੌਤਾ ਪੁੰਤਰ ਵੀ ਮਾਰ ਦਿੱਤਾ। ਉਸ ਨੂੰ ਯਾਦ ਕਰ ਕੇ ਉਹ 
(ਇਸਤਰੀ) ਵੀ ਰੋਣ ਲਗ _ਗਈ। _ਤਦ ਹੀ ਸੁਨਿਆਰੇ ਨੂੰ ਮੌਕਾ ਮਿਲ _ਗਿਆ। (ਫੂਕ ਮਾਰਨ 
ਵਾਲੀ) _ਨਲੀ ਰਾਹੀਂ ਸੋਨਾ ਚੁਰਾ _ਲਿਆ।੬। 

ਉਸ ਨੇ (ਸੋਨੇ ਦੀ) ਗਰਮ _ਸਲਾਖ਼ ਨੂੰ ਧਰਤੀ ਉਤੇ ਸੁਟ ਦਿੱਤਾ ਅਤੇ (ਇਸ ਤਰ੍ਹਾਂ) 
ਸੋਨਾ ਮਿਟੀ ਵਿਚ ਮਿਲ _ਗਿਆ। ਕਹਿਣ ਲਗਾ ਕਿ ਮੇਰੇ ਘਰ (ਕੋਈ) ਪੁੰਤਰ ਨਹੀਂ ਹੈ ਜੋ 
ਮੇਰੇ ਪਿਛੋਂ ਸੁਆਹ ਦੀ ਮੁਠ _ਵੀ _ਪਾਏ।੭। 

ਜਦ ਇਸਤਰੀ ਨੇ _ਸੁਨਿਆਰੇ ਦੀ (ਗੱਲ) ਸੁਣੀ ਤਾਂ ਸੁਆਹ ਦੀਆਂ ਬਹੁਤ ਸਾਰੀਆਂ 
ਮੁਠੀਆਂ ਭਰ ਕੇ ਉਡਾਈਆਂ। ਹੇ ਸੁਨਿਆਰੇ! ਸੁਣੋ, ਇਹ ਸੁਆਹ ਤੇਰੇ ਸਿਰ ਵਿਚ ਹੈ ਜਿਸ ਦੇ 
ਘਰ ਇਕ ਪੁੱਤਰ ਵੀ ਨਹੀਂ _ਹੈ।੮। 
ਦੰਹਰਾ” 


ਪੁੰਤਰਾਂ ਤੋਂ ਹੀ ਪ੍ਰਤਿਸ਼ਠਾ ਪਾਈਦੀ ਹੈ ਅਤੇ ਪੁੰਤਰ ਹੀ ਯੁੱਧ ਵਿਚ ਜਾ ਕੇ ਲੜਦੇ ਹਨ। 
ਇਸ ਤਰ੍ਹਾਂ ਸੁਆਹ ਉਡਾਣ ਦੇ ਬਹਾਨੇ (ਸੋਨੇ ਦੀ) _ਸਲਾਖ਼ ਛੁਪਾ ਲਈ।੯। 
ਚੱਪਣਾ 

ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰਾ ਪਤੀ ਪਰਦੇਸ ਗਿਆ ਹੋਇਆ ਹੈ। 
ਇਸ ਲਈ ਮੈਂ ਔਸੀਂ (ਲਕੀਰਾਂ) ਪਾਂਦੀ ਹਾਂ ਅਤੇ ਵਿਚਾਰਦੀ ਹਾਂ ਕਿ ਮੇਰੇ ਪਤੀ ਆਉਣਗੇ 
ਕਿ ਨਹੀਂ ਆਉਣਗੇ। _੧0। 


ਦੰਹਰਾ 

(ਇਸ ਤਰ੍ਹਾਂ) ਹੱਥ _ਨਾਲ ਐੱਸੀ _ਕਢੀ ਕੇ (ਸੋਨੇ ਦੀ) ਸਲਾਖ਼ ਨੂੰ ਚੁਕ ਲਿਆ ਅਤੇ 
ਇਹ ਕਹਿ ਕੇ ਕਿ ਇਥੇ ਰੋਣਾ ਧੋਣਾ ਕਿਉਂ ਕਰਦਾ ਹੈ, (ਸੋਨੇ ਦੀ ਸਲਾਖ਼ ਨੂੰ) ਸਿਰ ਵਿਚ ਰਖ 
ਲਿਆ।੧੧। ਚੋਰ _ਸੁਨਿਆਰਾ ਚੁਪ ਰਿਹਾ (ਉਸ ਤੋਂ) ਕੁਝ ਵੀ ਨ ਬੋਲਿਆ ਗਿਆ। ਉਥੇ 
ਪਈ ਹੋਈ _ਸਲਾਖ਼ ਇਸਤਰੀ ਨੇ ਲੈ ਲਈ ਅਤੇ (ਉਸ _ਸਲਾਖ਼ ਕਰ ਕੇ ਘਟਿਆ ਹੋਇਆ) 
ਸੋਨਾ (ਉਸ ਤੋਂ) ਭਰਵਾ _ਲਿਆ।੧੨। 


੨੫0 


ਸੀ _ਦਸਮ-ਗ੍ੰਥ _ਸਾਹਿਬ 


ਹਰੀ ਸਲਾਕ _ਹਰੀ ਤ੍ਰਿਯਹਿ ਸੂਰਨ ਤੋਲਿ ਭਰਿ _ਲੀਨ। 
ਚਲ੍ਯੋ _ਦਰਬੁ ਦੈ ਗਾਂਠਿ ਕੋ ਦੁਖਿਤ ਸੁਨਾਰੋਂ _ਦੀਨ। _੧੩। 
ਛਲ ਰੂਪ ਛੈਲੀ ਸਦਾ _ਛਕੀ ਰਹਤ _ਛਿਤ ਮਾਹਿ। 

ਅਛਲ _ਛਲਤ _ਛਿਤਪਤਿਨ ਕੋ _ਛਲੀ ਕੌਨ ਤੇ ਜਾਹਿ। ੧੪। ੧। 


/ਇਤਾ ਗੰ_ਗਾਰੇਤ੍ਹਾ ਪਖ੍ਯਾਨੇ ਰਲ ਲਾਰੈੜ੍ੰ ਮੰਤ ਭੂਪ ਸੰਝਾਦੇ ਸਤਰ ਗੰਰੇਤ੍ਹਾ ਸਆਪਤਮਆ 
ਮਤ ਫ਼ੜ ਸਤ) _-?/ 9੨੪੮/ %ਫਰੀੰ/ 
ਦੰਹਰਾ 
ਨਗਰ _ਪਾਵਟਾ ਬਹੁ ਬਸੈ _ਸਾਰਮੌਰ ਕੇ _ਦੇਸ। 
ਜਮੁਨਾ ਨਦੀ ਨਿਕਟਿ ਬਹੈ _ਜਨੁਕ ਪੁਰੀ _ਅਲਿਕੇਸ। _੧। 
ਨਦੀ _ਜਮੁਨ ਕੇ ਤੀਰ ਮੈ ਤੀਰਥ _ਮੁਚਨ _ਕਪਾਲ। 
ਨਗਰ _ਪਾਵਟਾ ਛੋਰਿ ਹਮ ਆਏ ਤਹਾ ਉਤਾਲ। _੨। 


ਚੱਪਲਾਂ 


ਖਿਲਤ _ਅਖੇਟਕ _ਸੂਕਰ ਮਾਰੇ। ਬਹੁਤੇ ਮ੍ਰਿਗ ਔਰੈ _ਹਨਿ ਡਾਰੇ। 
ਪੁਨਿ ਤਿਹ ਠਾ ਕੌ ਹਮ ਮਗੁ ਲੀਨੌ। ਵਾ ਤੀਰਥ ਕੇ ਦਰਸਨ ਕੀਨੌ। ੩। 


ਦੰਹਰਾ 
ਤਹਾ ਹਮਾਰੇ _ਸਿਖ੍ਯ _ਸਭ _ਅਮਿਤ _ਪਹੂੰਚੇ ਆਇ। 
ਤਿਨੈ ਦੈਨ ਕੋ _ਚਾਹਿਯੈ ਜੋਰਿ ਭਲੋ ਸਿਰਪਾਇ। ੪। 
ਨਗਰ _ਪਾਵਟੇ _ਬੂਰਿਯੈ _ਪਠਏ ਲੋਕ _ਬੁਲਾਇ। 
ਏਕ _ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। ੫। 
ਦੱਖਣ? 
ਮੋਲਹਿ ਏਕ _ਪਾਗ ਨਹਿ _ਪਾਈ। _ਤਬ _ਮਸਲਤਿ ਹਮ _ਜਿਯਹਿ _ਬਨਾਈ। 
ਜਾਹਿ _ਇਹਾ ਮੂਤਤਿ ਲਖਿ _ਪਾਵੋ। _ਤਾ ਕੀ _ਛੀਨ _ਪਗਰਿਯਾ ਲ੍ਯਾਵੋ। ੬। 


ਜਬ _ਪਯਾਦਨ _ਐਸੇ ਸੁਨਿ _ਪਾਯੋ। _ਤਿਹੀ _ਭਾਤਿ ਮਿਲਿ ਸਭਨ _ਕਮਾਯੋ। 
ਜੋ ਮਨਮੁਖ ਤੀਰਥ _ਤਿਹ _ਆਯੋ। _ਪਾਗ _ਬਿਨਾ ਕਰਿ ਤਾਹਿ ਪਠਾਯੋ। _੭। 


ਦੰਹਰਾ 
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ _ਉਤਾਰਿ। 
ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ। ੮। 
ਚੱਪਾਣ? 
ਪ੍ਰਾਤ _ਲੇਤ ਸਭ ਧੋਇ _ਮਗਾਈ। _ਸਭ ਹੀ _ਸਿਖ੍ਯਨ ਕੋ _ਬੰਧਵਾਈ। 
ਬਚੀ ਸੁ _ਬੇਚਿ ਤੁਰਤ ਤਹ ਲਈ। ਬਾਕੀ ਬਚੀ _ਸਿਪਾਹਿਨ ਦਈ। ੯। 


ਚਰਿਤ੍ਰ ਪਾਖਿਆਨ ੨੫੧ 


(ਸੁਨਿਆਰੇ ਦੁਆਰਾ) ਹਰੀ ਹੋਈ _ਸਲਾਖ਼ ਇਸਤਰੀ ਨੇ ਹਰ ਲਈ ਅਤੇ ਉਸ ਦੇ 
ਬਰਾਬਰ _ਵਜ਼ਨ _ਦਾ ਸੋਨਾ ਵੀ _(ਸੁਨਿਆਰੇ ਤੋਂ) ਭਰ _ਲਿਆ। (ਉਹ) ਵਿਚਾਰਾ _ਸੁਨਿਆਰਾ 
ਆਪਣੀ _ਗਠ _ਦਾ ਧਨ ਦੇ ਕੇ ਦੁਖੀ ਹੋਇਆ ਚਲਾ ਗਿਆ।੧੩। ਛਲ _ਕਪਟ ਕਰਨ ਵਾਲੀ 
ਇਸਤਰੀ ਧਰਤੀ ਉਤੇ ਸਦਾ ਪੁਸੰਨ ਰਹਿੰਦੀ ਹੈ। (ਇਹ) ਨ ਛਲੀ ਜਾ ਸਕਣ ਵਾਲੀ ਰਾਜਿਆਂ 
ਨੂੰ ਛਲ ਲੈਂਦੀ ਹੈ, (ਪਰ ਆਪ) ਕਿਸੇ ਪਾਸੋਂ _ਛਲੀ ਨਹੀਂ ਜਾ _ਸਕਦੀ।੧੪। 

ਏਥੇ ਸੰ ਗੰਰੇਤੁੱਪ/ੰਮਆਨ ਤਆ ਗੰਚੇਤ ਦੇ ਅੰਤੀੰ ਭੂਪ ਸੰਭਾਦ ਦੇ ੭0ਵੇ' ਗਾਰੇੜ੍ਹ ਦੀ ਸਪਤ 

ਭਾ ਲਭ ਹੀ _-?/ ੧੨੪੮7 ਚਲਦਾ? 
ਦੰਹਰਾ 

ਸਿਰਮੌਰ ਦੇਸ਼ (ਰਿਆਸਤ) ਵਿਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਤਰ੍ਹਾਂ 
ਵਸਦੀ ਹੈ। (ਉਸ ਦੇ) ਨੇੜੇ ਜਮਨਾ ਨਦੀ ਵਗਦੀ ਹੈ, ਮਾਨੋ ਉਹ ਕੁਬੇਰ ਦੀ ਨਗਰੀ 
ਹੋਵੇ।੧। ਉਸ ਨਦੀ ਦੇ ਕੰਢੇ ਕਪਾਲ ਮੋਚਨ ਦਾ ਤੀਰਥ ਵੀ ਸੀ। ਅਸੀਂ ਪਾਉਂਟਾ ਨਗਰ ਨੂੰ 
ਛਡ ਕੇ ਜਲਦੀ ਨਾਲ ਉਸ ਥਾਂ ਉਤੇ ਆ ਗਏ।੨। 
ਚੱਪਲਾਂ 

(ਰਸਤੇ ਵਿਚ) ਸ਼ਿਕਾਰ ਖੇਡਦਿਆਂ ਸੂਰਾਂ ਨੂੰ ਮਾਰਿਆ ਅਤੇ _ਬਹੁਤ ਸਾਰੇ ਹਿਰਨ ਵੀ 
ਮਾਰ ਦਿੱਤੇ। ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ ਅਤੇ (ਜਾ ਕੇ) ਉਸ ਤੀਰਥ ਦੇ 
ਦਰਸ਼ਨ ਕੀਤੇ।੩। 
ਦੰਹਰਾ 

ਉਥੇ ਸਾਡੇ ਬਹੁਤ ਸਾਰੇ ਸਿਖ ਆ ਪਹੁੰਚੇ। ਉਨ੍ਹਾਂ ਨੂੰ ਦੇਣ ਲਈ (ਸਾਨੂੰ) ਬਹੁਤ ਸਾਰੇ 
ਸਿਰੋਪਿਆਂ ਦੀ ਲੋੜ _ਸੀ।੪। ਅਸਾਂ ਆਪਣੇ ਲੋਕ _ਬੁਲਾ ਕੇ ਪਾਉਂਟਾ ਅਤੇ _ਬੂੜੀਆ ਨਗਰਾਂ 
ਵਲ ਭੇਜੇ, (ਪਰ ਉਥੋਂ) ਇਕ ਪਗ ਵੀ ਨ ਮਿਲੀ, ਉਹ ਅਸਫਲ ਪਰਤ ਆਏ।੫। 


ਜੱਪਣਾ 

ਮੁਲ (ਖਰਚਣ) ਤੇ ਇਕ ਪਗੜੀ ਵੀ ਨ ਮਿਲੀ। ਤਦ ਅਸੀਂ ਮਨ ਵਿਚ ਇਕ ਸਲਾਹ 
ਕੀਤੀ ਕਿ ਇਥੇ ਜੋ ਕੋਈ ਮੂਤਦਾ ਨਜ਼ਰ ਆਵੇ, _ਉਸ _ਦੀ ਪਗੜੀ _ਖੋਹ _ਲਿਆਓ।੬। 

ਜਦ _ਪਿਆਦਿਆਂ (ਸਿਪਾਹੀਆਂ) ਨੇ ਇਸ ਤਰ੍ਹਾਂ ਸੁਣਿਆ ਤਾਂ ਸਭ ਨੇ ਮਿਲ ਕੇ ਉਸੇ 
ਤਰ੍ਹਾਂ _ਕੀਤਾ। ਜੋ ਮਨਮੁਖ ਉਸ _ਤੀਰਥ ਉਤੇ ਆਇਆ, ਉਸ ਨੂੰ ਪਗ ਤੋਂ ਵਾਂਝਿਆ ਕਰ ਕੇ 
ਪਰਤਾਇਆ।੭। 
ਦੰਹਰਾ 

(ਇਸ ਤਰ੍ਹਾਂ) ਰਾਤ ਵਿਚ ਹੀ ਅੱਠ ਸੌ ਪਗੜੀਆਂ ਉਤਾਰ ਲਈ। ਉਹ ਲ! ਆ ਕੇ ਮੈਨੂੰ 
ਦਿੱਤੀਆਂ ਅਤੇ ਮੈਂ (ਉਨ੍ਹਾਂ ਨੂੰ) ਧੋ ਕੇ ਸਾਫ਼ ਕਰਵਾ ਦਿੱਤਾ।੮। 


ਚੱਪਲਾਂ 


੨੫੨ 


ਦੰਹਰਾ 
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ। 
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। ੧0। ੧। 


ਮਤ ਫ਼ੜਮ ਸਤ) _-5/ 9੨੫੮/ %ਫਰੀ/ 


ਦਹਾਰਾ 
ਰਾਜਾ ਏਕ _ਪਹਾਰ ਕੋ _ਚਿਤ੍ਰਨਾਥ _ਤਿਹ _ਨਾਮ। 
ਤਾ ਕੋ ਜਨ ਸਭ ਦੇਸ ਕੇ ਜਪਤ ਆਨਹੂੰ ਜਾਮ। ੧। 
ਇੰਦੂ ਮੁਖੀ ਰਾਨੀ ਰਹੈ ਤਾ ਕੇ ਰੂਪ ਅਨੂਪ। 
ਸਚੀ ਜਾਨਿ ਕਰਿ ਜਕ ਰਹੈ ਜਾਹਿ ਆਪੁ ਪੁਰਹੂਤ। ੨। 


ਚੱਪਲਾਂ 


ਨ੍ਹਿਪ ਪੁਰ ਤਰੈ ਨਦੀ ਇਕ ਬਹੈ। ਚੰਦੂਭਗਾ ਤਾ ਕੋ ਜਗ ਕਹੈ। 
ਤਟ ਟੀਲਾ ਪੈ ਮਹਲ _ਉਸਾਰੇ। ਜਨੁ _ਬਿਸਕਰਮੈ ਕਰਨ ਸੁਧਾਰੇ। ੩। 


ਦਾਹਰਾ 
ਗਹਿਰੋ ਜਾ ਕੋ ਜਲ ਰਹੈ ਜਾ ਸਮ ਨਦੀ ਨ ਆਨ। 
ਡਰਤ ਤੈਰਿ ਕੋਊ ਨ ਸਕੈ ਲਾਗਤ ਸਿੰਧੁ _ਸਮਾਨ। ੪। 
ਸਾਹੁ ਏਕ ਗੁਜਰਾਤ ਕੋ ਘੋਰਾ _ਬੇਚਨ _ਕਾਜ। 
ਚਲਿ ਆਯੋ ਤਿਹ ਠਾ ਜਹਾ ਚਿਤ੍ਰਨਾਥ _ਮਹਾਰਾਜ। _੫। 
ਰੂਪ ਅਨੂਪਮ ਸਾਹੁ ਕੋ _ ਜੌਨ ਲਥੈ ਨਰ ਨਾਰਿ। 
ਧਨ ਆਪਨ ਕੀ ਕ੍ਯਾ ਚਲੀ ਤਨ ਮਨ ਡਾਰਹਿ ਵਾਰ। ੬। 


ਚੱਪਣਾ 
ਏਕ ਤ੍ਰਿਯਹਿ ਵਹੁ _ਸਾਹਿ ਨਿਹਾਰਿਯੋ। ਇੰਦੂ ਮੁਖੀ ਕੇ ਨਿਕਟ ਉਚਾਰਿਯੋ। 
ਐਸੋ ਪੁਰਖੁ ਭੋਗ ਕੋ_ਪੈਯੈ। ਪ੍ਰਾਨ ਸਹਿਤ ਤਾ ਕੇ ਬਲਿ ਜੈਯੈ। ੭। 


ਸੁਨੁ ਰਾਨੀ ਤਿਹ ਬੋਲਿ ਪਠੈਯੈ। ਮੈਨ ਭੋਗ ਤਿਹ ਸਾਥ _ਕਮੈਯੈ। 
ਤੁਮ ਤੇ ਤਾ ਕੋ ਜੋ ਸੁਤ ਹੋ ਹੈ। ਤਾ ਕੇ ਰੂਪ ਤੁਲਿ ਕਹ ਕੋ ਹੈ। ੮। 
ਕੋ ਜੋ ਇਸਤ੍ਰੀ ਲਖਿ ਪੈਹੈ। ਬਹੁਰਿ ਆਪਨੇ ਧਾਮ ਨ ਜੈਹੈ। 
ਤਾਹੀ ਪੈ ਆਸਿਕ ਹੈ ਰਹਿ ਹੈ। ਰਾਮ ਨਾਮ ਕੋ ਜ੍ਯੋ ਨਿਤ ਕਹਿ ਹੈ। ੯। 
ਦੰਹਰਾ 
ਤਵ ਸੁਤ ਕੋ ਜੋ ਇਸਤ੍ਰੀ ਨੈਕੁ ਨਿਹਰਿ ਹੈ ਨਿਤ। 
ਸੀ ਰਾਘਵ ਕੇ ਨਾਮ ਜ੍ਯੋ ਸਦਾ ਸੰਭਰਿ ਹੈ ਚਿਤ। ੧0। 


ਚਰਿਤ੍ਰ ਪਾਖਿਆਨ ੨੫੩ 


ਦੰਹਾਰਾ 
ਪਗੜੀਆਂ ਵੇਚ ਕੇ ਸੁਖ ਪੂਰਵਕ _ਘਰ ਨੂੰ ਚਲੇ _ਗਏ। ਕਿਸੇ ਮੂਰਖ ਨੇ ਭੇਦ ਨ 
ਸਮਝਿਆ ਕਿ ਰਾਜਾ ਕੀ ਕਰ ਕੇ ਗਿਆ ਹੈ।੧0। 


/ਏਥੋ ਸੰ ਲਾਠਤੁੱਪ/ਕਆਨ ਰਖ ਗਾਹੇਤ੍ਹ ਦੇ ਨੰਤਾੰ ਝੂਪ ਸੰਭਾਦ ਦੇ ੭5ਵੇ' ਲਾਠਤ੍ਹ ਦੀ ਸਮਾਪਤੀ 
ਭਾ ਲਭ ਹੰ/ _-5/ 5੨੫੮/ ਜਲਟਾ/ 


ਦੰਹਰਾ 


ਇਕ ਪਹਾੜ ਦਾ ਰਾਜਾ ਸੀ, ਜਿਸ ਦਾ ਨਾਂ ਚਿਤ੍ੁਨਾਥ ਸੀ। ਉਸ ਨੂੰ ਸਾਰੇ ਦੇਸ ਦੇ ਲੋਕ 
ਅਠੇ ਪਹਿਰ ਯਾਦ _ਕਰਦੇ ਸਨ।੧। ਉਸ ਦੀ ਇੰਦੂ ਮੁਖੀ ਨਾਂ ਦੀ ਬਹੁਤ ਸੁੰਦਰ ਰਾਣੀ ਸੀ। 
ਜਿਸ ਨੂੰ ਸਚੀ ਵਰਗਾ ਸਮਝ _ਕੇ ਆਪ ਇੰਦਰ ਹੈਰਾਨ ਹੋ ਜਾਂਦਾ ਸੀ।੨। 


ਚੱਪਲਾਂ 

(ਉਸ) ਰਾਜੇ _ਦੇ ਨਗਰ _ਦੇ ਹੇਠਲੇ ਪਾਸੇ ਇਕ _ਨਦੀ ਵਗਦੀ _ਸੀ। _ਉਸ ਨੂੰ ਸਾਰੇ 
ਚੰਦੂਭਗਾ _(ਚਨਾਬ) ਕਹਿੰਦੇ ਸਨ। ਉਸ ਦੇ ਕੰਢੇ ਦੇ _ਟਿਲੇ ਉਤੇ ਮਹਿਲ ਬਣਾਏ ਗਏ ਸਨ, 
ਮਾਨੋ ਵਿਸ਼ਵਕਰਮਾ ਨੇ ਆਪਣੇ ਹੱਥਾਂ _ਨਾਲ _ਬਣਾਏ _ਹੋਣ।੩। 


ਦੰਹਰਾ 


ਉਸ ਦਾ ਪਾਣੀ ਬਹੁਤ ਡੂੰਘਾ ਸੀ; ਉਸ ਵਰਗੀ ਹੋਰ ਕੋਈ ਨਦੀ ਨਹੀਂ _ਸੀ। _(ਡੁਬਣ 
ਦੇ) ਡਰ ਕਰ ਕੇ ਉਸ ਨੂੰ ਕੋਈ ਤਰ ਨਹੀਂ ਸੀ ਸਕਦਾ। (ਉਹ) ਸਮੁੰਦਰ ਵਰਗੀ ਲਗਦੀ 
ਸੀ।੪। ਗੁਜਰਾਤ ਦਾ ਇਕ ਸ਼ਾਹ ਘੋੜਾ ਵੇਚਣ ਲਈ ਉਸ ਥਾਂ ਉਤੇ ਆਇਆ ਜਿਥੇ 
ਮਹਾਰਾਜ _ਚਿਤ੍ੁਨਾਥ _ਸੀ।੫। ਸ਼ਾਹ ਦਾ ਬਹੁਤ ਸੁੰਦਰ ਸਰੂਪ _ਸੀ। (ਉਸ ਨੂੰ) ਜੋ ਨਰ ਨਾਰੀ 
ਵੇਖਦੇ, ਧਨ ਦੀ ਤਾਂ ਕੀ ਗੱਲ, ਉਹ ਤਨ ਮਨ ਵੀ ਵਾਰਨ _ਲਗਦੇ।੬। 


ਚੌ ਪਈ 

ਇਕ ਇਸਤਰੀ ਨੇ ਉਸ ਸ਼ਾਹ ਨੂੰ ਵੇਖਿਆ ਅਤੇ (ਉਸ ਨੇ) ਇੰਦੂ ਮੁਖੀ ਕੋਲ ਕਿਹਾ! 
ਜੇ ਅਜਿਹਾ ਪੁਰਸ਼ ਭੋਗ ਲਈ ਮਿਲ ਜਾਏ ਤਾਂ ਉਸ ਉਤੋਂ ਪ੍ਰਾਣ ਤਕ ਨਿਛਾਵਰ _ਕਰ 
ਦੋਈਏ।੭। 

ਹੇ ਰਾਣੀ! ਸੁਣ ਉਸ ਨੂੰ ਬੁਲਵਾ ਭੇਜੋ ਅਤੇ ਉਸ ਨਾਲ ਕਾਮ-ਭੋਗ ਕਰੋ। ਉਸ ਤੋਂ ਜੋ 
ਤੇਰਾ ਪੁੰਤਰ ਹੋਵੇਗਾ ਉਸ _ਦੇ ਸਮਾਨ ਭਲਾ ਹੋਰ ਕੌਣ ਹੋ ਸਕਦਾ ਹੈ।੮। 


ਉਸ ਨੂੰ ਜੋ ਇਸਤਰੀ ਵੀ ਵੇਖ ਲੈਂਦੀ ਹੈ, ਉਹ ਫਿਰ ਆਪਣੇ ਘਰ ਨਹੀਂ ਜਾਂਦੀ ਹੈ। 


ਉਸ ਉਤੇ ਆਸ਼ਕ ਹੋ _ ਜਾਂਦੀ ਹੈ ਅਤੇ ਰਾਮ ਨਾਮ ਵਾਂਗ ਉਸ _ਦਾ ਸਿਮਰਨ ਕਰਦੀ ਹੈ।੯। 
ਦੰਹਰਾ” 

ਤੁਹਾਡੇ ਪੁੱਤਰ ਨੂੰ ਜੇ ਨਿੱਤ ਕੋਈ ਇਸਤਰੀ ਜ਼ਰਾ ਜਿੰਨੀ ਵੀ ਵੇਖੇਗੀ, ਉਹ ਸ੍ਰੀ ਰਾਮ ਦੇ 
ਨਾਮ ਵਾਂਗ (ਉਸ ਨੂੰ) ਸਦਾ ਚਿਤ _ਵਿਚ _ਯਾਦ _ਰਖੇਗੀ।੧0। 


੨੫੪ ਸੀ _ਦਸਮ-ਗੁੰਥ _ਸਾਹਿਬ 
ਚੱਪਾਣ 
ਜਬ ਰਾਨੀ ਐਸੇ ਸੁਨੁ ਪਾਯੋ। ਬੋਲਿ ਸਾਹੁ ਕੋ ਧਾਮ ਪਠਾਯੋ। 
ਭਾਤਿ ਭਾਤਿ ਆਸਨ ਤਿਹ ਦੀਨੋ। ਉਰ ਅਪਨੇ ਤੇ ਜੁਦਾ ਨ ਕੀਨੋ। _੧੧। 


ਚਾਰਿ ਮਮਟਿ ਯਹਿ ਤਹ ਦਯੋ _ਸੋਕ ਹਿਰਦੈ ਉਪਜਾਇ। _੧੨। 
ਦੋ ਸੈ ਗਜ ਦੋ ਬੈਰਕੈ ਲੀਨੀ ਸਾਹੁ _ਮੰਗਾਇ। 
ਧੁਜਨ ਸੌ ਬਾਧਿ ਕੈ ਬਾਧੀ ਭੁਜਨ ਬਨਾਇ। ੧੩। 


ਜ੍ਯੋ _ਜ੍ਯੋ ਪਵਨ _ਝਲਾਤੋ __ਆਵੈ। _ਧੀਮੈ _ਧੀਮੈ _ਤਰਕਹ ਜਾਵੈ। 
ਦੁਹੁੰ ਬੈਰਕਨ ਸਾਹ _ਉਡਾਰਿਯੋ। _ਗਹਿਰੀ ਨਦੀ _ਬਿਥੈ ਲੈ _ਡਾਰਿਯੋ। _੧੫। 


ਘੋਘਰਨ ਜੋਰ ਨਦੀ ਨਰ _ਤਰਿਯੋ। _ਧੁਜਨ ਹੇਤ ਤਹ ਹੁਤੋ ਉਬਰਿਯੋ। 
ਰਈ ਤੇ ਕਛੁ ਚੋਟ ਨ ਲਾਗੀ। ਪ੍ਰਾਨ _ਬਚਾਇ _ਗਯੋ __ਬਡਭਾਗੀ। _੧੬। 


ਹਰਾ 
ਜਬ ਤਾ ਕੋ ਜੀਵਤ _ਸੁਨ੍ਯੋ ਰਾਨੀ _ਸੂਵਨਨ ਮਾਹਿ। 
ਯਾ ਦਿਨ ਸੋ ਸੁਖ ਜਗਤ ਮੈ ਕਹਿਯੋ ਕਹੂੰ ਕੋਊ ਨਾਹਿ। ੧੭। 


ਚੱਪਾਣ 
ਕੂਦਿ ਸਾਹੁ ਜੋ ਪ੍ਰਾਨ ਬਚਾਯੋ। _ਤਿਨ ਰਾਜੈ ਕਛੁ ਭੇਦ ਨ ਪਾਯੋ। 
ਤਬ ਰਾਨੀ ਧੀਰਜ ਮਨ ਭਯੋ। _ਚਿਤ ਜੁ _ਹੁਤੋ ਸਕਲ ਭੂਮ ਗਯੋ। _੧੮। ੧। 


ਮਤ ਸ਼ੜਮਆ ਸਤ) _-੭੭/ 9੨੭੬/ %ਫਜੀ/ 


ਦੰਹਰਾ 
ਬਜਵਾਰੇ _ਬਨਿਯਾ ਰਹੈ ਕੇਵਲ ਤਾ ਕੋ ਨਾਮ। 
ਨਿਸੁ ਦਿਨੁ ਕਰੈ ਪਠਾਨ ਕੇ ਗ੍ਰਿਹ ਕੋ _ਸਗਰੋ __ਕਾਮ। ੧। 


ਦੱਖਣ? 
ਸੁੰਦਰ ਤ੍ਰਿਯ ਤਾ ਕੈ ਗ੍ਰਿਹ ਰਹੈ। ਪੁਹਪ ਵਤੀ ਤਾ ਕੋ ਜਗ ਚਹੈ। 
ਬਾਂਕੇ ਸੰਗ ਨੇਹੁ ਤਿਨ ਲਾਯੋ। ਕੇਵਲ ਕੋ ਚਿਤ ਤੇ _ਬਿਸਰਾਯੋ। ੨। 


ਚਰਿਤ੍ਰ ਪਾਖਿਆਨ ੨੫੫ 


ਚੱਪਲਾਂ 


ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ (ਤਾਂ) ਉਸ ਸ਼ਾਹ ਨੂੰ ਘਰ ਬੁਲਾ _ਭੇਜਿਆ। ਉਸ 
ਨਾਲ ਭਾਂਤ ਭਾਂਤ ਦੇ ਆਸਣ ਦਿੱਤੇ ਅਤੇ ਆਪਣੇ ਹਿਰਦੇ ਨਾਲੋਂ _ਵਖ ਨ __ਕੀਤਾ।੧੧। 
ਦੰਹਰ” 

ਤਦ ਤਕ ਰਾਜਾ ਜਲਦੀ ਹੀ ਉਸ ਦੇ ਘਰ ਆ ਗਿਆ। ਮਨ ਵਿਚ ਦੁਖੀ ਹੋ 
(ਰਾਣੀ ਨੇ) ਉਸ ਨੂੰ ਮੌਮਟੀ ਉਤੇ ਚੜ੍ਹਾ ਦਿੱਤਾ।੧੨। ਸ਼ਾਹ ਨੇ ਦੋ ਸੋ ਗਜ਼ ਦੇ (ਬਾਂਸ ਦੇ) 
ਝੰਡੇ ਮੰਗਾ _ਲਏ। (ਉਨ੍ਹਾਂ) ਨਾਲ ਵੱਡੀਆਂ ਧੁਜਾਵਾਂ _ਬੈਨ੍ਹ _ਕੇ _ਫਿਰ (ਆਪਣੀਆਂ) _ਭੁਜਾਵਾਂ 
ਬੈਨ੍ਹ _ਲਿਆ।੧੩। ਮਣ ਕੁ ਰੂੰ ਮੰਗਵਾ ਕੇ (ਉਸ ਨੂੰ) ਸ਼ਰੀਰ ਉਤੇ ਲਪੇਟ ਲਿਆ ਅਤੇ 
ਘੋਘਰੇ (ਹਵਾ ਨਾਲ ਭਰਿਆ ਹੋਇਆ ਚੰਮ ਦਾ ਥੈਲਾ) ਬੰਨ੍ਹ ਕੇ ਅਤੇ ਹਵਾ ਦਾ ਰੁਖ ਵੇਖ ਕੇ 
ਗੁੱਸੇ ਨਾਲ ਕੁਦ ਪਿਆ।੧੪। 


02੨ 0 &੧੭ 


ਚੱਪਾਣ 
ਜਿਉਂ ਜਿਉਂ ਹਵਾ ਦਾ ਝੌਂਕਾ ਆਉਂਦਾ, (ਉਹ) ਹੌਲੀ ਹੌਲੀ (ਹੇਠਾਂ ਵਲ) _ਖਿਸਕਦਾ 
ਜਾਂਦਾ। ਦੋਹਾਂ ਝੰਡਿਆਂ ਨੇ ਸ਼ਾਹ ਨੂੰ ਉਡਾਇਆ ਅਤੇ ਡੂੰਘੀ ਨਦੀ ਵਿਚ ਲਿਆ ਸੁਟਿਆ।੧੫। 
(ਉਹ) ਵਿਅਕਤੀ _ਘੋਘਰਿਆਂ (ਤੂੰਬਿਆਂ) ਦੇ ਜ਼ੋਰ ਨਾਲ ਨਦੀ ਤਰ ਗਿਆ ਅਤੇ 
ਝੰਡਿਆਂ (ਬਾਂਸਾਂ) ਦੇ ਸਹਾਰੇ ਉਥੋਂ ਬਚ _ਗਿਆ। ਰੂੰ (ਨਾਲ ਲਿਪਟੇ ਹੋਣ ਕਾਰਨ) ਕੋਈ ਸਟ 
ਨ _ਲਗੀ। (ਇਸ ਤਰ੍ਹਾਂ ਉਹ) ਵਡਭਾਗੀ ਪ੍ਰਾਣ _ਬਚਾ ਕੇ _ਚਲਾ _ਗਿਆ।੧੬। 
ਦੰਹਰਾ” 
ਰਾਣੀ ਨੇ ਜਦੋਂ ਉਸ ਨੂੰ ਕੰਨਾਂ ਨਾਲ ਜੀਉਂਦਾ ਸੁਣਿਆ, ਤਾਂ ਉਸ ਦਿਨ (ਉਸ ਲਈ) 
ਵਿਚ ਵੱਡੇ 


ਜਗਤ ਇਸ ਤੋਂ ਸੁਖ ਵਾਲੀ (ਹੋਰ) ਕੋਈ _ਗੌਲ ਨਹੀਂ _ਸੀ।੧੭। 


ਚੱਪਾਣ 

ਸ਼ਾਹ ਨੇ ਕੁਦ ਕੇ ਜੋ ਪ੍ਰਾਣ ਬਚਾਏ ਸਨ, ਉਸ ਦਾ ਕੁਝ ਵੀ ਭੇਦ ਰਾਜੇ ਨੂੰ ਨਹੀਂ 
ਮਿਲਿਆ ਸੀ। ਤਦ ਰਾਣੀ ਦੇ ਮਨ ਵਿਚ ਧੀਰਜ ਹੋਇਆ ਅਤੇ ਚਿਤ ਵਿਚ ਜੋ ਭਰਮ ਸੀ, 
(ਉਹ) ਸਾਰਾ ਦੂਰ ਹੋ _ਗਿਆ।੧੮। 

ਥੇ ਲੂੰ ਗੰਰੇਤੁੱਪ/ੰਮਆਨ ਤਆ ਗਰੇਤ ਦੇ ਮੰਤ ਭੂਪ ਸੰਭਾਦ ਦੇ ੭ਵੇ' ਗਰੇੜੂ ਦੀ ਸਪਤ 

ਭਾ ਲਭ ਹੀ/ -2੭/ 52>-੬/ ਜਲਦਾ/ 

ਦੰਹਰਾ 

ਬਜਵਾਰਾ (ਨਾਂ ਦੇ ਇਕ ਨਗਰ) ਵਿਚ ਕੇਵਲ ਨਾਂ ਦਾ ਇਕ _ਬਨੀਆ ਰਹਿੰਦਾ ਸੀ। 
ਉਹ _ਦਿਨ ਰਾਤ ਪਠਾਣ ਦੇ ਘਰ ਦੇ ਸਾਰੇ ਕੰਮ _ਕਰਦਾ ਸੀ।੧। 
ਚੱਪਾਣ 

ਉਸ ਦੇ ਘਰ ਸੁੰਦਰ ਇਸਤਰੀ ਰਹਿੰਦੀ ਸੀ। _ਉਸ ਨੂੰ ਜਗਤ _ਪੁਹਪ _ਵਤੀ ਕਹਿੰਦਾ 
ਸੀ। (ਇਕ) ਬਾਂਕੇ (ਨਾਂ ਦੇ ਵਿਅਕਤੀ) ਨਾਲ ਉਸ ਨੇ ਪ੍ਰੇਮ ਪਾਲ ਲਿਆ ਅਤੇ ਕੇਵਲ ਨੂੰ 
ਮਨੋ ਭੁਲਾ _ਦਿੱਤਾ।੨। 


੨੫੬ ਸੀ _ਦਸਮ-ਗ੍ੂੰਥ _ਸਾਹਿਬ 


ਦਾਹਰਾ 
ਏਕ ਦਿਵਸ ਕੇਵਲ ਗਯੋ ਗ੍ਰਿਹ ਕੋ _ਕੌਨੇ _ਕਾਜ। 
ਦੇਖੈ ਕ੍ਯਾ ਨਿਜੁ ਤ੍ਰਿਯ ਭਏ ਬਾਂਕੋ _ਰਹਿਯੋ ਬਿਰਾਜ। _੩। 
ਚੱਪਾਣ? 
ਜਬ ਤ੍ਰਿਯ ਪਤਿ ਆਵਤ _ਲਖਿ _ਪਾਇਸ। _ਯਹੈ ਚਿਤ ਮੈ ਚਰਿਤ _ਬਨਾਇਸ। 
ਸੋ _ਛਿਤਰ ਤਿਹ ਮੂੰਢ ਲਗਾਯੋ। _ਛੋਰਿ ਪਠਾਨ _ਕਹਿਯੋ ਕ੍ਯੋ _ਆਯੋ। _੪। 


ਦੰਹਰਾ 


ਆਪੁ ਜੂਤਿਯਨ ਜੁਰਿ ਗਈ ਰਹੀ ਨ ਤਾਹਿ ਸੰਭਾਰਿ। 
ਐਸੋ _ਚਰਿਤ ਬਨਾਇ ਕੈ ਬਾਂਕੋ ਦਯੋ _ਨਿਕਾਰਿ। ੫। 
ਅਤਿ ਚਿਤ ਕੋਪ ਬਢਾਇ ਕੈ ਤਪਤ ਤਾਂਬ੍ਹ ਕਰ ਨੈਨ। 
ਬਿਕਟ ਬਿਕ੍ਰ ਕਰਿ ਆਪਨੋ ਕਹੈ _ਬਨਕਿ ਸੋ _ਬੈਨ। ੬। 
/ਤਯਂ ਭਾਲ 
ਕਾ/ਭਾਤ 
ਜਾ ਕੋ ਲੋਨ ਖੈਯੈ ਤਾ ਕੋ ਛੋਰਿ ਕਬਹੂੰ ਨ ਜੈਯੈ 
ਜਾ ਕੋ ਲੋਨ ਥਖੈਯੈ ਤਾ ਕੋ ਆਗੇ ਹ੍ਹੈ ਕੈ ਜੂਝਿਯੈ। 
ਜਾ ਕੋ ਲੋਨ ਥੈਯੈ ਤਾ ਕੋ ਦਗਾ ਕਬਹੂੰ ਨ ਦੈਯੈ 
ਸਾਚੀ ਸੁਨਿ ਲੈਯੈ ਤਾ ਸੋ ਸਾਚਹੂੰ ਕੋ ਲੂਝਿਯੈ। 
ਚੋਰੀ ਨ ਕਮੈਯੈ ਆਪੁ ਦੇਵੈ ਸੋ ਭੀ ਬਾਟਿ ਖੈਯੈ 
ਝੂਠ ਨ ਬਨੈਯੈ ਕਛੂ ਲੈਬੇ ਕੌਨ ਰੂਝਿਯੈ। 
ਰੋਸ ਨ ਬਢੈਯੈ ਬੁਰੀ ਭਾਖੈ ਸੋ ਭੀ ਮਾਨਿ ਲੈਯੈ 


ਦੰਹਰਾ 
ਬਨਿਯੈ ਜੂਤੀ ਖਾਇ ਕੈ _ਸੀਖ ਲਈ ਮਨ _ਮਾਹਿ। 
ਕਹ _ਸ੍ਯਾਨੀ ਤ੍ਰਿਯ ਗ੍ਰਿਹ ਗਯੋ ਭੇਦ _ਪਛਾਨ੍ਯੋ _ਨਾਹਿ। ੮। ੧। 
ਲੱਤ ਹਨ ਲਾਰੋਤ ਪਲੁਯਾਨੰ /ਆਾ ਗਾਰੇਤੂੰ ਮੰਤ ਡੂਪ' ਸੰਭਾਦੇ /ਤਰਤਰੇਂ ਯੰਰੇਤ੍ਹਾ ਸਆਪਤਨ 
ਮਤ ਸਭਨ ਸਤ) -੭੩/ ੧੨੮੬/ %ਫਰੀੰ/ 
ਦੰਹਰਾ 
ਚੋਰ ਏਕ ਚਤੁਰੋ ਰਹੈ ਬੈਰਮ ਤਾ ਕੋ _ਨਾਵ। 
ਜਾਤ _ਸੇਖਜਾਦੋ ਰਹੈ _ਬਸੈ _ਕਾਲਪੀ _ਗਾਵ। _੧। 
ਦੱਖਣ? 
ਚੌ ਚੋਬਾ ਗ੍ਰਿਹ ਬਸਤ੍ਰ _ਬਨਾਯੋ। ਆਪਨ ਕੋ __ਉਮਰਾਵ _ਕਹਾਯੋ। 
ਮੈ ਹਜਰਤਿ ਤੇ ਮਨਸਬ _ਲਯੋ। _ਪਲਵਲ ਦੇਸ _ਪਰਗਨਾ _ਭਯੋ। _੨। 


ਚਰਿਤ੍ਰ ਪਾਖਿਆਨ ੨੫੭ 


ਦੰਹਰਾ 

ਇਕ ਦਿਨ ਕੇਵਲ ਕਿਸੇ ਕੰਮ ਲਈ ਘਰ _ਗਿਆ। (ਉਸ ਨੇ) ਕੀ ਵੇਖਿਆ ਕਿ ਉਸ 
ਦੀ ਆਪਣੀ ਇਸਤ੍ਰੀ ਅਤੇ ਪ੍ਰੇਮੀ ਬਿਰਾਜੇ _ਹੋਏ _ਹਨ।੩। 
ਚੱਪਣਾ 

ਜਦ (ਉਸ) ਇਸਤਰੀ ਨੇ ਪਤੀ ਨੂੰ ਆਉਂਦਿਆਂ ਵੇਖਿਆ ਤਾਂ ਮਨ ਵਿਚ ਇਹ ਚਰਿਤਰ 
ਬਣਾਇਆ। _ਉਸ ਦੇ ਮੂੰਹ ਉਤੇ ਸੌ _ਜੁਤੀਆਂ ਮਾਰੀਆਂ ਅਤੇ ਕਿਹਾ ਕਿ ਪਠਾਣ ਨੂੰ ਛਡ ਕੇ 
(ਇਥੇ) ਕਿਉਂ ਆਏ ਹੋ।੪। 
ਦੰਹਰਾ 


(ਉਹ ਇਸਤਰੀ) ਆਪ _ਜੁਤੀਆਂ ਮਾਰਨ ਵਿਚ _ਰੁਝ _ਗਈ ਅਤੇ ਉਸ (ਕੇਵਲ) ਨੂੰ 
ਕੋਈ ਹੋਸ਼ ਨ ਰਹੀ। ਅਜਿਹਾ ਚਰਿਤਰ ਕਰ ਕੇ (ਉਸ ਬਾਂਕੇ 

ਆਪਣੇ ਚਿਤ ਵਿਚ _ਬਹੁਤ ਕ੍ਰੋਧ ਵਧਾ ਕੇ, ਤਪੇ ਹੋਏ ਤਾਂਬੇ ਵਰਗੀਆਂ ਔਖਾਂ ਬਣਾ ਕੇ ਅਤੇ 
ਮੂੰਹ ਵਟ ਕੇ _ਬਨੀਏ ਨੂੰ _ਕਿਹਾ[।੬। 


/ਇਸ਼ਤਰ? /ਕਾਹਾ// 
ਕਾ/ਝੱਤਾ 

ਜਿਸ ਦਾ ਲੂਣ ਖਾਈਏ, ਉਸ ਨੂੰ ਕਦੇ ਵੀ ਛਡ ਕੇ ਨਹੀਂ ਜਾਣਾ ਚਾਹੀਦਾ। ਜਿਸ ਦਾ 
ਲੂਣ ਖਾਈਏ, ਉਸ ਲਈ ਅਗੇ ਹੋ ਕੇ ਲੜਨਾ ਚਾਹੀਦਾ ਹੈ। ਜਿਸ ਦਾ ਲੂਣ ਖਾਈਏ, ਉਸ ਨੂੰ 
ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ। (ਮੇਰੀ) ਸੋਚੀ ਗੱਲ ਸੁਣ ਲਵੋ, ਉਸ ਲਈ ਸਚੀ ਮੁ 
ਲੜ _ਮਰਨਾ ਚਾਹੀਦਾ ਹੈ। ਕਦੇ ਚੋਰੀ ਨਹੀਂ ਕਰਨੀ ਚਾਹੀਦੀ, (ਮਾਲਕ) ਜੋ ਆਪ ਦੇਵੇ, ਉਸ 
ਨੂੰ ਵੀ ਵੰਡ ਕੇ ਖਾਣਾ ਚਾਹੀਦਾ ਹੈ। (ਕਦੇ) ਝੂਠੀ ਗੌਲ ਨਹੀਂ ਬਣਾਉਣੀ ਚਾਹੀਦੀ ਅਤੇ ਕੁਝ 
ਲੈਣ ਲਈ ਰੁਚਿਤ ਨਹੀਂ ਹੋਣਾ ਚਾਹੀਦਾ। (ਕਦੇ) ਕ੍ਰੋਧ ਨਹੀਂ __ਵਧਾਣਾ ਚਾਹੀਦਾ, (ਜੇ ਮਾਲਕ) 
ਮਾੜਾ ਚੰਗਾ _ਕਹੇ (ਤਾਂ) ਉਸ ਨੂੰ ਵੀ ਮੰਨ ਲੈਣਾ ਚਾਹੀਦਾ ਹੈ। ਹੇ ਪਤੀ ਦੇਵ! ਮੇਰੀ ਗੱਲ 
ਸਮਝ ਕੇ (ਇਸ ਤਰ੍ਹਾਂ ਨਾਲ) ਨੌਕਰੀ ਕਰਨੀ ਚਾਹੀਦੀ ਹੈ।੭। 


ਦੰਹਰਾ” 
ਬਨੀਏ ਨੇ ਜੁਤੀਆਂ ਖਾ ਕੇ ਸਿਖਿਆ ਨੂੰ ਮਨ ਵਿਚ ਧਾਰਨ ਕਰ ਲਿਆ। (ਇਹ) ਕਹਿ 
ਕੇ ਕਿ ਇਸਤਰੀ ਸਿਆਣੀ ਹੈ, ਘਰੋਂ ਚਲਿਆ ਗਿਆ ਅਤੇ ਭੇਦ ਨੂੰ ਨ _ਸਮਝਿਆ।੮। 


/ਏਥੋਂ ਸੰ ਲਾਰਤੁੱਪ/ਨਆਨ ਤੁਆ ਯਾਰਤ੍ਹ` ਦੇ ਮੰਡੀ ਭੂਖ ਨੰਥਾਏ ਦੇ ੭=ਵ' ਲਾੰਰਤ੍ਹ ਦੀ ਸਮਾਪਤੀ 
ਭਾ ਲਭ _ਹੈ/ _-੭੩/ 5੭੮੬/ ਜਲਦਾ/ 


ਇਸ 


ਦੰਹਰਾ 

ਬੈਰਮ ਨਾਂ ਦਾ ਇਕ _ਚਾਲਾਕ _ਚੋਰ ਹੁੰਦਾ ਸੀ। ਜਾਤਿ ਦਾ ਉਹ ਸ਼ੇਖਜ਼ਾਦਾ ਸੀ ਅਤੇ 
ਕਾਲਪੀ ਪਿੰਡ _ਵਿਚ ਰਹਿੰਦਾ _ਸੀ।੧। 
ਚੱਪਾਣ 

(ਉਸ ਨੇ) ਚਾਰ ਚੋਬਾਂ ਵਾਲਾ ਤੰਬੂ (ਗ੍ਰਿਹਿ ਬਸਤ੍') ਬਣਵਾਇਆ ਅਤੇ ਆਪਣੇ ਆਪ 
ਨੂੰ _ਸਾਮੰਤ _ਅਖਵਾਇਆ। _ਮੈਂ`_ਬਾਦਸ਼ਾਹ _('ਹਜਰਤਿ”) ਤੋਂ ਮਰਾਤਬਾ _ਹਾਸਲ _ਕੀਤਾ ਹੈ ਅਤੇ 


ਪਲਵਲ _ਦੇਸ (ਮੇਰਾ) ਪਰਗਨਾ _ਹੈ।੨। 


੨੫੮ ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਤਾ ਕੇ ਕਛੁ ਉਪਚਾਰੁ ਕੋ ਕੀਜੈ ਹ੍ਿਦੈ ਬ਼ਿਚਾਰ। 
ਤਹਾ ਚਲਨ ਕੋ _ਸਾਜੁ ਸਭ ਲੀਜੈ ਮੋਲ ਸੁਧਾਰਿ। ੩। 
ਦੱਪਲ? 
ਸਕਲ _ਗਾਵ ਕੇ _ਬਨਿਕ ਬੁਲਾਏ। ਸੌ ਕੁ ਰੁਪੈਯਾ ਤਿਨ ਚਟਵਾਏ। 
ਕਹਿਯੋ _ਤ੍ਯਾਰ ਸਾਜੁ ਕਰਿ ਦੀਜੈ। ਅਬ ਹੀ ਰੋਕ ਰੁਪੈਯਾ ਲੀਜੈ। ੪। 


ਦੰਹਰਾ 
ਰੋਕ ਰੁਪੈਯਨ ਖਰਚਿ ਕੈ ਲੀਜੈ ਮੁਹਰ ਬਟਾਇ। 
ਭਰ _ਬਰਦਾਰੀ ਕੋ _ਘਨੋ ਖਰਚਨ ਹੋਇ ਬਨਾਇ। ੫। 
ਚੱਪਾਣ? 
ਜੋ ਤਿਨ ਕਹੀ ਸੁ ਬਨਿਕਨ ਮਾਨੀ। ਕਛੂ _ਸੰਕ ਚਿਤ ਬੀਚ ਨ _ਆਨੀ। 
ਮੁਹਰੈ ਅਧਿਕ ਆਨਿ _ਕਰ _ਦਈ। ਤਸਕਰ _ਡਾਰਿ _ਗੁਥਰਿਯਹਿ ਲਈ। ੬। 


ਦੰਹਾਰਾ 
ਔਰ _ਖਜਾਨੋ ਸਾਹੁ ਕੋ ਸਭ ਹੀ ਲਯੋ _ਮੰਗਾਇ। 
ਜਾਇ ਜਹਾਨਾਬਾਦ ਮੈ _ਦੈਹੌ ਧਨ _ਪਹੁਚਾਇ। _੭। 
ਦੱਖਣ? 
ਬਨਿਯਨ ਕੇ ਬੈਠੇ ਸੋ _ਗਯੋ। ਸਭ ਹੀ ਧਨੁ ਇਕਠੋ ਕੈ ਲਯੋ। 
ਸਾਥਿਨ ਤਿਨਿ ਦ੍ਰਾਰ ਬੈਠਾਯੋ। _ਸੋਯੋ ਖਾਨ ਨ ਜਾਤ _ਜਗਾਯੋ। _੮। 


ਦੰਹਰਾ 
ਛੋਰਿ ਦ੍ਰਾਰੋ _ਪਾਛਲੋ _ਭਾਜ _ਗਏ _ਤਤਕਾਲ। 
ਸਭ _ਰੁਪਯਨ ਹਰ ਲੈ ਗਏ _ਬਨਿਯਾ ਭਏ ਬਿਹਾਲ। ੯। ੧। 


ਡਾ ਨਭ# ਅਤ/ -#/ 5੨੯੩/ %ਫਲੁੰ/ 


ਦੰਹਰਾ 
ਮੁਗਲ _ਏਕ _ਗਜਨੀ ਰਹੈ _ਬਖਤਿਯਾਰ ਤਿਹ _ਨਾਮ। 
ਬਡੇ ਸਦਨ ਤਾ ਕੇ ਬਨੇ ਬਹੁਤ ਗਾਠਿ ਮੈ _ਦਾਮ। ੧। 
ਤਾ ਕੇ ਘਰ ਇਕ ਹਯ ਹੁਤੋ ਤਾ ਕੋ ਚੋਰ ਨਿਹਾਰਿ। 
ਯਾ ਕੋ ਕ੍ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ। ੨। 
ਆਨਿ ਚਾਕਰੀ ਕੀ ਕਰੀ ਤਾ ਕੇ ਧਾਮ ਤਲਾਸ। 
ਮੁਗਲ ਮਹੀਨਾ ਕੈ ਤੁਰਤ ਚਾਕਰ ਕੀਨੋ _ਤਾਸ। _੩। 


ਚਰਿਤ੍ਰ ਪਾਖਿਆਨ ੨੫੯ 


ਦੰਹਰਾ” 

(ਉਸ ਨੇ) ਉਸ ਦੇ ਸੁਧਾਰ ਲਈ ਹਿਰਦੇ ਵਿਚ ਕੁਝ ਵਿਚਾਰ ਕੀਤਾ ਕਿ ਉਥੋਂ ਦੇ 
ਚਲਨ ਨੂੰ ਧਨ ਖ਼ਰਚ _ਕਰ ਕੇ ਸੁਧਾਰ ਲਿਆ ਜਾਏ।੩। 
ਚੱਪਾਣ 

(ਉਸ ਨੇ) ਪਿੰਡ ਦੇ ਸਾਰੇ ਬਨੀਏ ਬੁਲਾ ਲਏ ਅਤੇ ਉਨ੍ਹਾਂ ਦੀ ਆਓ ਭਗਤ ਲਈ ਸੌ 
ਕੁ ਰੁਪਇਆ ਖ਼ਰਚ _ਕੀਤਾ। (ਉਸ) ਕਿਹਾ ਕਿ ਸਾਰੇ ਸਾਜ-ਸਾਮਾਨ ਤਿਆਰ _ਕਰ ਲਵੋ ਅਤੇ 
ਹੁਣ ਹੀ ਨਕਦ ਰੁਪਇਆ ਲੈ _ਲਵੋ।੪। 
ਦੰਹਰਾ” 

ਨਕਦ ਰੁਪਏ ਖ਼ਰਚ _ਕੇ ਮੋਹਰਾਂ ਵਟਾ ਲੈਣੀਆਂ ਚਾਹੀਦੀਆਂ ਹਨ (ਕਿਉਂਕਿ) ਬਰਾਦਰੀ 
ਦਾ ਭਾਰ ਬਹੁਤ ਹੈ, (ਇਸ ਲਈ) ਜ਼ਿਆਦਾ ਖ਼ਰਚ _ਕਰਨਾ _ਹੈ।੫। 
ਚੱਪਾਣ 

ਉਸ ਨੇ ਜਿਵੇਂ ਕਿਹਾ, ਉਸੇ ਤਰ੍ਹਾਂ ਬਨੀਏ ਨੇ ਕੀਤਾ ਅਤੇ ਮਨ ਵਿਚ ਕਿਸੇ ਤਰ੍ਹਾਂ ਦਾ 
ਸੰਦੇਹ ਨਹੀਂ _ਲਿਆਂਦਾ। (ਉਸ ਨੇ) ਬਹੁਤ ਅਧਿਕ ਮੋਹਰਾਂ ਲਿਆ ਕੇ _ਦਿੱਤੀਆਂ। ਚੋਰ ਨੇ 
(ਉਨ੍ਹਾਂ ` ਨੂੰ) _ਗੁੱਥੀਆਂ ਵਿਚ _ਪਾ _ਲਿਆ।£। 
ਦੰਹਰਾ” 

ਅਤੇ ਸ਼ਾਹੂਕਾਰ ਦੇ ਖ਼ਜ਼ਾਨੇ ਵਿਚੋ ਸਭ _ਕੁਝ _ਮੰਗਵਾ ਲਿਆ (ਅਤੇ _ਕਿਹਾ ਕਿ) 
ਜਹਾਨਾਬਾਦ _ਵਿਚ ਸਾਰਾ ਧਨ ਪਹੁੰਚਾ _ਦਿਆਂਗਾ।੭। 
ਚੱਪਾਣ 

(ਉਹ) _ਬਨੀਏ ਦੇ ਬੈਠਿਆਂ ਹੋਇਆਂ ਹੀ ਸੌਂ 
ਲਿਆ। ਉਸ ਨੇ ਦੁਆਰ ਉਤੇ ਇਕ ਸਾਥੀ ਨੂੰ ਬਿਠਾ 
ਹੋਇਆ ਹੈ, (ਇਸ ਨੂੰ) ਜਗਾਣਾ ਨਹੀਂ ਹੈ।੮। 
ਦੰਹਰਾ” 

ਪਿਛਲੇ ਦਰਵਾਜ਼ੇ ਨੂੰ ਖੋਲ ਕੇ ਤੁਰਤ ਭਜ _ਗਿਆ ਅਤੇ ਸਾਰੇ ਰੁਪਏ ਲੁਟ ਕੇ ਲੈ 
ਗਿਆ ਅਤੇ _ਬਨੀਆ _ਬੇਹਾਲ ਹੋ _ਗਿਆ।੯। 


/ਏਥੋ ਸੀ ਲਾਠਤੁੱਪ/ੱਨਆਨ ਪਰਲ ਗਾੰਹੜ੍ਹ ਦੇ #ੰਹਾਂ ਭੂਪ ਨੰਭਾਏ ਦੇ -੭#ਵੋ' ਲਾਠਤ੍ਹ ਦੀ ਸਮਾਪਤੀ 
ਭਾ ਲਭ _ਹੈ/ _-6/ 5੨੯੨੩/ ਚਲਦਾ? 


ਗਿਆ ਅਤੇ ਸਾਰਾ 
ਦਿੱਤਾ (ਅਤੇ ਕਿਹਾ ਕਿ) ਖਾਨ ਸੁਤਾ 


ਦੰਹਰਾ 

ਗ਼ਜਨੀ ਵਿਚ _ਇਕ ਮੁਗ਼ਲ ਰਹਿੰਦਾ ਸੀ, ਉਸ ਦਾ ਨਾਮ _ਬਖਤਿਆਰ ਸੀ। ਉਸ ਦੇ 
ਵੱਡੇ ਵੌਡੇ ਮਹੌਲ ਬਣੇ ਹੋਏ ਸਨ ਅਤੇ ਉਸ ਕੋਲ ਬਹੁਤ ਧਨ _ਸੀ।੧। ਉਸ ਦੇ ਘਰ ਇਕ 
ਘੋੜਾ ਹੁੰਦਾ ਸੀ। ਉਸ ਨੂੰ ਚੋਰ ਨੇ ਵੇਖਿਆ (ਅਤੇ ਵਿਚਾਰ ਕੀਤਾ ਕਿ) ਇਸ ਨੂੰ ਕੋਈ ਚਰਿਤੁ 
ਕਰ ਕੇ ਕਿਸੇ ਤਰ੍ਹਾਂ ਚੁਰਾ ਲੈਣਾ ਚਾਹੀਦਾ ਹੈ।੨। ਉਸ ਨੇ ਆ ਕੇ ਉਸ (ਮੁਗਲ) ਦੇ ਘਰ 
ਨੌਕਰੀ ਦੀ ਤਲਾਸ਼ _ਕੀਤੀ। ਮੁਗ਼ਲ ਨੇ ਉਸ ਨੂੰ ਤੁਰਤ ਮਹੀਨੇ ਦੀ (ਬੰਨ੍ਹੀ ਨੌਕਰੀ) ਤੇ ਨੌਕਰ 
ਰਖ _ਲਿਆ।੩। 


ਮਹਿਯਾਨਾ _ਅਪਨੋ _ਕਰਵਾਯੋ। ਕਰਜਾਈ ਕੋ ਨਾਮੁ _ਸੁਨਾਯੋ। 
ਤਾ ਕੀ ਸੇਵਾ ਕੋ ਬਹੁ ਕਰਿਯੋ। ਬਖਤਿਯਾਰ ਕੋ ਧਨੁ ਹੈ ਹਰਿਯੋ। ੪। 


ਦੰਹਰਾ 
ਦਿਨ ਕੋ ਧਨੁ ਹੈ ਹਰਿ ਚਲ੍ਯੋ ਕਰਜਾਈ _ਕਹਲਾਇ। 
ਸਕਲ ਲੋਕ ਠਟਕੇ ਰਹੈ ਰੈਨਾਈ ਲਖਿ ਪਾਇ। ੫। 
ਦੱਖਣ? 
ਪਾਛੇ ਮੁਗਲ _ਪੀਟਤੋ _ਆਯੋਂ। _ਕਰਜਾਈ ਧਨੁ _ਤੁਰਾ ਚੁਰਾਯੋ। 
ਜੋ ਇਹ ਬੈਨਨ ਕੋ ਸੁਨਿ ਪਾਵੈ। ਤਾ ਹੀ ਕੋ ਝੂਠੋ ਠਹਰਾਵੈ। ੬। 
ਜਾ ਤੇ ਦਰਬੁ _ਕਰਜੁ ਲੈ ਖਾਯੋ। ਕਹਾ ਭਯੋ ਤਿਨ ਤੁਰਾ ਚੁਰਾਯੋ। 
ਕ੍ਯੋ ਤੈ ਦਰਬੁ ਉਧਾਰੋ ਲਯੋ। ਕਹਾ ਭਯੋ _ਜੋ_ਹੈ ਲੈ ਗਯੋ। ੭। 
ਦੰਹਾਰਾ 
ਵਾਹੀ ਕੋ ਝੂਠਾ ਕਿਯੋ ਭੇਦ ਨ ਪਾਵੈ ਕੋਇ। 
ਵਹ ਦਿਨ ਧਨ ਹੈ ਹਰ ਗਯੋ ਰਾਮ ਕਰੈ ਸੋ ਹਇ। ੮। ੧। 


ਡਾ ਨਭ# ਸ੍ਤ/ -੫/ 9562/ ਅ%ਫਲਹੰ/ 


ਦੰਹਰਾ 
ਪੁਨਿ ਮੰਤ੍ਰੀ ਐਸੇ _ਕਹਿਯੋ ਸੁਨਿਯੈ ਕਥਾ _ਨ੍ਰਿਪਾਲ। 
ਤੇਹੀ ਚੋਰ ਚਰਿਤ੍ਰ ਇਕ ਕਿਯੋ ਸੁ ਕਹੋ ਉਤਾਲ। ੧। 
ਚੱਪਲਾਂ 


ਜਬ ਤਸਕਰ ਧਨੁ _ਤੁਰਾ ਚੁਰਾਯੋ। ਪੁਨਿ ਤਾ ਕੇ ਚਿਤ ਮੈ ਯੌ ਆਯੋ। 
ਅਤਿਭੂਤ ਏਕ ਚਰਿਤ੍ਰ ਬਨੈਯੇ। _ਤ੍ਰਿਯ ਸੁੰਦਰਿ ਜਾਤੇ ਗ੍ਰਿਹ ਪੈਯੈ। ੨। 


ਦੰਹਰਾ 
ਧਾਮ ਜਵਾਈ _ਆਪਨੋ _ਰਾਖ੍ਯੋ ਨਾਮੁ _ਬਨਾਇ। 
ਬਿਧਵਾ ਤ੍ਰਿਯ ਕੇ ਧਾਮ ਮੈ ਡੇਰਾ ਕੀਨੋ ਜਾਇ। ੩। 
ਦੱਪਲ? 
ਵਾ ਕੇ ਹ੍ਿਦੈ ਅਨੰਦਿਤ ਭਯੋ। ਮੋਰੇ ਧਾਮ ਪੂਤ ਬਿਧਿ ਦਯੋ। 
ਧਾਮ ਜਵਾਈ ਨਾਮੁ _ਜਤਾਯੋ। __ ਆਦਰੁ ਕੈ _ਭੋਜਨਹਿ _ਖਵਾਯੋ। _੪। 


ਚਰਿਤ੍ਰ ਪਾਖਿਆਨ ੨੬੧ 


ਚੱਪਾਣ 

ਆਪਣਾ ਮਹੀਨਾ ਲੈਣਾ ਨਿਸਚਿਤ ਕਰਵਾ ਲਿਆ ਅਤੇ ਆਪਣਾ ਨਾਂ “ਕਰਜ਼ਾਈ? 
ਦਸਿਆ। ਫਿਰ ਉਸ (ਮੁਗ਼ਲ) ਦੀ ਬਹੁਤ ਸੇਵਾ ਕੀਤੀ ਅਤੇ ਬਖ਼ਤਿਆਰ ਦਾ ਧਨ ਚੋਰੀ ਕਰ 
ਦਲਿਆ।8੪। 
ਦੰਹਰਾ 

ਆਪਣੇ ਆਪ ਨੂੰ “ਕਰਜ਼ਾਈ” ਅਖਵਾ ਕੇ ਦਿਨ ਨੂੰ ਧਨ ਅਤੇ ਘੋੜਾ ਲੁਟ ਕੇ ਲੈ 
ਗਿਆ। _ਸਭ _ਲੋਗ _(ਉਸ ਨੂੰ) ਕਰਜ਼ਾਈ _('ਰੈਨਾਈ”) ਸਮਝ _ਕੇ ਹੈਰਾਨ ਰਹਿ _ਗਏ।੫। 


ਪਿਛੋਂ ਮੁਗ਼ਲ ਰੋਂਦਾ ਪਿਟਦਾ ਆਇਆ ਕਿ ਕਰਜ਼ਾਈ ਨੇ ਧਨ ਅਤੇ ਘੋੜਾ ਚੁਰਾ ਲਿਆ 
ਹੈ। ਜੋ ਉਸ ਦੀਆਂ ਗੱਲਾਂ ਸੁਣ ਲੀਦਾ, ਉਸ ਨੂੰ ਹੀ ਝੂਠਾ _ਠਹਿਰਾਉਂਦਾ।੬। 

ਜਿਸ ਤੋਂ ਤੁਸੀਂ ਧਨ ਕਰਜ਼ ਲੈ ਕੇ ਖਾਇਆ ਹੈ, ਕੀ ਹੋਇਆ ਜੋ ਉਸ ਨੇ ਘੋੜਾ ਚੁਰਾ 
ਲਿਆ ਹੈ? (ਤੁਸੀਂ) ਉਸ ਤੋਂ ਧਨ ਉਧਾਰਾ ਕਿਉਂ ਲਿਆ ਸੀ? (ਫਿਰ) ਕੀ ਹੋਇਆ ਜੋ (ਉਹ 
ਤੁਹਾਡਾ) ਘੋੜਾ ਲੈ _ਗਿਆ?।੭। 
ਦੰਹਰਾ” 

(ਸਾਰਿਆਂ ਨੇ) ਉਸੇ ਨੂੰ ਝੂਠਾ ਕੀਤਾ, ਕਿਸੇ ਨੇ ਵੀ (ਵਿਚਲੇ) ਭੇਦ ਨੂੰ ਨਹੀਂ ਸਮਝਿਆ। 
ਉਸ ਦਿਨ (ਉਸ ਦਾ) ਧਨ ਅਤੇ ਘੋੜਾ ਚੋਰੀ ਹੋਂ _ਗਿਆ। ਜਿਵੇਂ ਰਾਮ ਕਰਦਾ ਹੈ, ਤਿਵੇਂ ਹੁੰਦਾ 
ਹੈ।੮। 

/ਏਥੋ ਗੀ ਲਾਂਤੁੱਪ/ੱਮਆਨ ਰਸ ਗਾੰਰੜ੍ਹ ਦੇ ਮੰਡੀ ਭੂਪ ਸੰਭਾਣ ਦੇ -੭%ਵੈ' ਲਾਰਤਹ ਦੀ ਸਮਾਪਤੀ 

ਅੜ ਲਭ ਹੰ/_-੭੫/ 5305/ ਚਲਦਾ? 
ਦੰਹਰਾ 


ਫਿਰ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ! ਹੇ ਰਾਜਨ! (ਤੁਸੀਂ) ਕਥਾ ਸੁਣੌ। ਉਸ ਚੋਰ ਨੇ ਇਕ 
(ਹੋਰ) ਚਰਿਤ੍ਰ _ਕੀਤਾ, ਉਹ ਮੈਂ _ਸ਼ੀਘਰ ਕਹਿੰਦਾ ਹਾਂ।੧। 
ਚੱਪਾਣ? 

ਜਦ (ਉਸ) ਚੋਰ ਨੇ ਧਨ ਅਤੇ ਘੋੜਾ ਚੁਰਾ ਲਿਆ , ਤਾਂ ਫਿਰ ਉਸ ਦੇ ਮਨ ਵਿਚ 
ਇਹ ਆਇਆ ਕਿ ਇਕ ਅਦਭੁਤ ਚਰਿਤੂ ਬਣਾਇਆ ਜਾਏ ਜਿਸ ਕਰ ਕੇ ਘਰ ਵਿਚ ਸੁੰਦਰ 
ਇਸਤਰੀ ਪ੍ਰਾਪਤ ਕੀਤੀ _ਜਾਏ।੨। 
ਦੰਹਰਾ” 

ਉਸ ਨੇ ਆਪਣਾ ਨਾਂ “ਧਾਮ ਜਵਾਈ” (ਘਰ ਜਵਾਈ) ਰਖਿਆ ਅਤੇ ਇਕ _ਵਿਧਵਾ 
ਇਸਤਰੀ ਦੇ ਘਰ ਜਾ ਕੇ ਡੇਰਾ ਲਗਾ ਦਿੱਤਾ।੩। 
ਚੱਪਾਣ 

ਉਸ (ਵਿਧਵਾ) ਦਾ ਮਨ ਪੁਸੰਨ ਹੋ _ਗਿਆ ਕਿ ਮੇਰੇ ਘਰ ਪਰਮਾਤਮਾ ਨੇ ਪੁੱਤਰ ਦਿੱਤਾ 
ਹੈ। ਉਸ ਨੇ ਆਪਣਾ ਨਾਮ _'ਧਾਮ ਜਵਾਈ?” ਦਸਿਆ ਅਤੇ (ਉਸ ਵਿਧਵਾ ਨੇ) ਬੜੇ ਆਦਰ 
ਨਾਲ ਭੋਜਨ ਕਰਵਾਇਆ।੪। 


੨੬੨ ਸੀ _ਦਸਮ-ਗ੍ੂੰਥ _ਸਾਹਿਬ 


ਐਸੀ _ਭਾਤਿ ਬਰਿਸ ਜਬ _ਬੀਤੀ। ਵਹ ਤ੍ਰਿਯ ਦੁਖ ਤੇ ਭਈ ਨਿਚੀਤੀ। 
ਵਹ ਤਿਹ ਘਰ ਕੋ ਕਾਮੁ ਚਲਾਵੈ। ਬਿਧਵਾ ਬਧੂ ਖੇਦ ਨਹਿ ਪਾਵੈ। ੫। 


ਹਰਾ 
ਕੇਤਿਕ ਦਿਨ ਤਹ ਚਲਿ ਗਯੋ ਤਾ ਕੀ ਸੁਤਾ ਚੁਰਾਇ। 
ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕੂਕੀ ਜਾਇ। ੬। 


ਚੱਪਾਣ 
ਧਾਮ ਜਵਾਈ _ਦੁਹਿਤਾ ਹਰੀ। ਦੇਖਹ _ਦੈਵ ਕਹਾ ਇਹ _ਕਰੀ। 
ਸੂਰ ਉਦੋਤ ਗਯੋ ਨਹਿ ਆਯੋ। ਮੈ ਤਿਨ ਕੋ ਕਛੁ ਸੋਧ ਨ ਪਾਯੋ। ੭। 


ਕਾਜੀ ਕੋਟਵਾਰ ਜਬ ਸੁਨ੍ਯੋ। ਦੁਹੂੰ ਬਿਹਸਿ ਕੈ _ਮਾਥੋ _ ਧੁਨ੍ਯੋ। 
ਜਾ ਕੋ ਸੁਤਾ ਦਾਨੁ ਤੈ ਦਯੋ। ਕਹਾ ਭਯੋ ਜੋ ਗ੍ਰਿਹ ਲੈ ਗਯੋ। ੮। 


ਸਭਹਿਨ ਤਹਿ ਝੂਠੀ ਕਰਿ ਮਾਨ੍ਯੋ। ਭੇਦ ਅਭੇਦ ਕਛੁ ਹ੍ਰਿਦੈ ਨ ਜਾਨ੍ਯੋ। 
ਲੂਟਿ ਦਰਬੁ ਤਾ ਕੋ ਸਭ ਲਯੋ। ਤਬ ਹੀ ਦੇਸ ਨਿਕਾਰੋ ਦਯੋ। ੯। ੧। 


ਮਤੁ ਨਭ# ਸਤ? _-੬/ 5557/ %ਠਲੂੰ/ 


ਦੰਹਰਾ 
ਚੰਦੂਪੁਰੀ ਭੀਤਰ ਹੁਤੋ ਚੰਦੂ ਸੈਨ ਇਕ _ਰਾਵ। 
ਬਲ ਗੁਨ _ਬੀਰਜ ਮੈ ਜਨੁਕ ਤ੍ਰਿਦਸੇਸੂਰ ਕੇ _ਭਾਵ। ੧। 
ਭਾਗਵਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ। 
ਰਤਿ _ਰਤਿਨਾਥ _ਪਛਾਨਿ ਤਿਹ ਝੁਕਿ ਝੁਕਿ ਕਰਹਿ ਜੁਹਾਰ। ੨। 
ਏਕ ਪੁਰਖ ਸੁੰਦਰ ਹੁਤੋ ਰਾਨੀ ਲਯੋ _ਬੁਲਾਇ। 
ਭੋਗ ਅਧਿਕ _ਤਾ_ਸੋ_ਕਿਯੋ ਹ੍ਰਿਦੈ ਹਰਖ ਉਪਜਾਇ। ੩। 


ਚੱਪਲਾਂ 


ਕੇਲ ਕਰਤ ਰਾਜਾ ਜੂ ਆਯੋ। _ਰਾਨੀ_ਹ੍ਿਦੈ ਅਧਿਕ ਦੁਖੁ _ਪਾਯੋ। 
ਯਾ ਕੋ ਦੈਯਾ ਕਹੋ ਕਾ ਕਰਿਹੌ। ਯਾ ਕੇ ਹਨੇ ਬਹੁਰਿ ਹੋ ਮਰਿਹੋ। ੪। 


ਸਾਨ ਕਾਲ 


ਤਬੈ ਜਾਰ ਯੌ ਕਥਾ __ਉਚਾਰੀ। _ਰਾਨੀ ਕਰਹੁ ਨ ਚਿੰਤ ਹਮਾਰੀ। 
ਯਹ _ਤਰਬੂਜ _ਕਾਟਿ ਮੁਹਿ ਦੀਜੈ। ਯਾ ਕੀ ਗਰੀ ਭਛ ਕਰ ਲੀਜੈ। ੫। 


ਚਰਿਤ੍ਰ ਪਾਖਿਆਨ ੨੬੩ 


ਇਸ ਤਰ੍ਹਾਂ ਜਦ ਇਕ ਸਾਲ ਲੰਘ ਗਿਆ, ਤਾਂ ਉਹ ਇਸਤਰੀ ਦੁਖਾਂ 
ਗਈ। _ਉਹ (ਚੋਰ) ਉਸ ਦੇ ਘਰ ਦਾ ਕੰਮ-ਕਾਰ ਚਲਾਉਂਦਾ ਸੀ ਅਤੇ ਉਸ ਵਿਧਵਾ ਇਸਤਰੀ 
ਨੂੰ ਕੋਈ ਖੇਚਲ ਨਹੀਂ ਹੁੰਦੀ ਸੀ।੫। 
ਹਰਾ 

ਕੁਝ ਦਿਨਾਂ ਬਾਦ ਉਹ (ਚੋਰ) ਉਸ ਦੀ ਧੀ ਨੂੰ ਚੁਰਾ ਕੇ ਲੈ ਗਿਆ। (ਉਹ) ਇਸਤਰੀ 
ਝਟਪਟ _ਕੋਤਵਾਲ ਕੋਲ ਜਾ ਕੇ ਰੋਈ।੬। 


(ਪਿ 


ਚੱਪਾਣ 

(ਉਹ ਕਹਿਣ _ਲਗੀ ਕਿ) 'ਘਰ-ਜਵਾਈ? ਨੇ ਮੇਰੀ ਪੁੱਤਰੀ ਚੁਰਾ ਲਈ ਹੈ। ਵੇਖੋ, 
ਪਰਮਾਤਮਾ ਨੇ ਇਹ ਕੀ ਕੀਤਾ ਹੈ। ਸੂਰਜ ਚੜ੍ਹਨ ਵੇਲੇ (ਉਹ) ਗਿਆ ਹੈ, ਪਰ (ਅਜੇ ਤਕ) 
ਪਰਤਿਆ ਨਹੀਂ ਹੈ। ਮੈਨੂੰ ਉਨ੍ਹਾਂ ਦੀ ਕੋਈ ਖਬਰ _ਸਾਰ ਨਹੀਂ ਹੈ।੭। 

ਜਦ ਕਾਜ਼ੀ ਅਤੇ _ਕੋਤਵਾਲ ਨੇ _ਗੌਲ _ਸੁਣੀ। (ਤਾਂ) ਦੋਹਾਂ ਨੇ ਹੱਸ ਕੇ _ਮੌਥਾ (ਸਿਰ) 
ਹਿਲਾਇਆ। ਜਿਸ ਨੂੰ ਤੂੰ ਆਪਣੀ ਪੁੱਤਰੀ ਦਾਨ ਦੇ ਦਿੱਤੀ ਤਾਂ ਕੀ ਹੋਇਆ ਜੇ (ਉਹ ਉਸ 


ਨੂੰ) ਘਰ ਲੈ _ਗਿਆ।੮। 
ਸਭ ਨੇ ਉਸ ਨੂੰ ਝੂਠਾ ਕਰ ਕੇ ਮੰਨਿਆ ਅਤੇ ਇਸ ਭੇਦ ਨੂੰ ਹਿਰਦੇ ਵਿਚ ਜ਼ਰਾ ਜਿੰਨਾ 
ਵੀ ਨਹੀਂ ਸਮਝਿਆ। _ਉਸ (ਵਿਧਵਾ) ਦਾ ਸਾਰਾ ਧਨ ਲੁਟ ਲਿਆ ਅਤੇ ਤਦ ਹੀ ਦੇਸ- 
ਨਿਕਾਲਾ ਦੇ ਦਿੱਤਾ।੯। 
/ਏਥੋਂ ਸੰ ਲਾਠਤੁੱਪ/ਨਆਨ ਪਰਖ ਗਾਹਤ੍ ਦੇ ਮੰਤ ਝੂਪ ਸੰਭਾਦ ਦੇ -੬ਵੋ' ਲਾਠਤ੍ਹ ਦੀ ਸਮਾਪਤੀ 
ਅੜ ਲਭ _ਹੈ/ 2੬੪ 5ਤ5// ਚਲਦਾ? 


ਦੰਹਰਾ 


ਇਸਤਰੀ ਸੀ ਜਿਸ ਦਾ ਰੂਪ ਬਹੁਤ ਅਧਿਕ ਸੀ। ਰਤੀ ਦਾ ਪਤੀ (ਕਾਮ ਦੇਵ) ਵੀ ਉਸ 
ਰਤੀ ਸਮਝ ਕੇ ਝੁਕ ਝੁਕ ਕੇ ਪੁਨਾਮ ਕਰਦਾ ਸੀ।੨। ਇਕ ਸੁੰਦਰ ਪੁਰਸ਼ ਹੁੰਦਾ ਸੀ, (ਉਸ ਨੂੰ) 
ਰਾਣੀ ਨੇ ਬੁਲਾਇਆ ਅਤੇ ਹਿਰਦੇ ਵਿਚ ਆਨੰਦ _ਮੌਨਾ ਕੇ ਉਸ _ਨਾਲ _ਸਹਿਵਾਸ _ਕੀਤਾ।੩। 


ਅਤੇ 
ਪੁਤਾਪ ਵਿਚ ਮਾਨੋ ਇੰਦਰ _('ਤ੍ਰਿਦਸੇਸੂਰ”) ਦੇ ਸਮਾਨ _ਹੋਵੇ।੧। ਉਸ ਦੀ _ਭਾਗਵਤੀ ਨਾਂ ਦੀ 
ਨੂੰ 


ਚੱਪਾਣ 

(ਉਨ੍ਹਾਂ ਦੇ) ਸਹਿਵਾਸ ਕਰਦਿਆਂ ਰਾਜਾ ਜੀ ਆ ਗਏ। ਰਾਣੀ ਨੇ ਹਿਰਦੇ ਵਿਚ ਬਹੁਤ 
ਦੁਖ ਪਾਇਆ। ਹੇ ਦੇਵ! ਇਸ (ਮਿਤਰ) ਦਾ (ਹੁਣ) ਕੀ ਕਰਾਂ। ਇਸ ਦੇ ਮਾਰੇ ਜਾਣ ਤੇ ਫਿਰ 
ਮੈਂ ਵੀ ਮਰ ਜਾਵਾਂਗੀ।੪। 
ਯਾਰ ਨੇ ,/ਨੈਹਾ- 

ਤਦ ਯਾਰ ਨੇ ਇਸ ਤਰ੍ਹਾਂ ਗੱਲ _ਕਹੀ--ਹੇ ਰਾਣੀ! ਤੁਸੀਂ ਮੇਰੀ ਚਿੰਤਾ ਨ ਕਰੋ। ਇਹ 
ਤਰਬੂਜ਼ ਮੈਨੂੰ ਕਟ ਕੇ ਦੇ ਦਿਓ। ਇਸ ਦਾ ਗੁਲਫ਼ਾ (ਆਪ) ਖਾ ਲਵੋ।੫। 


੨੬੪ 


ਸੀ _ਦਸਮ-ਗ੍ੂੰਥ _ਸਾਹਿਬ 


ਤਬ ਰਾਨੀ ਸੋਊ ਕਾਜ _ਕਮਾਯੋ। _ਕਾਟਿ ਤਾਹਿ _ਤਰਬੂਜ _ਖੁਲਾਯੋ। 
ਲੈ ਖੋਪਰ ਤਿਨ ਸਿਰ ਪੈ ਧਰਿਯੋ। ਸ੍ਹਾਸ ਲੇਤ ਕਹ ਛੇਕੌ ਕਰਿਯੋ। ੬। 


ਦੰਹਰਾ 
ਧਰਿ ਖੋਪਰ ਸਿਰ ਪਰ ਨਦੀ ਤਰਿਯੋ ਨ੍ਰਿਪਤਿ ਡਰ ਸੋਇ। 
ਦਿਨ ਲੋਗਨ ਦੇਖਤ ਗਯੋ ਭੇਦ ਨ ਜਾਨਤ _ਕੋਇ। _੭। 
ਤਬ ਰਾਨੀ _ਐਸੇ _ਕਹਿਯੋ _ਸੁਨਿਯੈ ਬਚਨ _ਰਸਾਲ। 
ਬਹਤ ਜਾਤ _ਤਰਬੂਜ ਜੋ ਮੋਹਿ _ਮਿਲੈ ਦਰਹਾਲ। _੮। 
ਬਚਨੁ _ਸੁਨਤ ਰਾਜਾ ਤਬੈ _ਪਠਏ ਮਨੁਖ _ਅਨੇਕ। 
ਜਾਤ ਬਹੇ ਤਰਬੂਜ ਕੌ _ਪਹੁਚਤ ਭਯੋ ਨ _ਏਕ। _੯। 
ਦੱਖਣ? 
ਤਬ ਰਾਨੀ ਯੌ__ਬਚਨ _ਉਚਾਰੇ। ਸੁਨਹੁ ਨਾਥ _ਬਡਭਾਗ _ਹਮਾਰੇ। 
ਬੂਡਿ ਕੋਊ ਜਾ ਕੇ ਹਿਤ ਮਰੈ। ਮੋਰ ਮੂੰਡ ਅਪਜਸ ਬਹੁ _ਧਰੈ। ੧0। 
ਦੰਹਾਰਾ 
ਰਾਨੀ ਹਿਤ _ਹਿੰਦਵਾਨ ਕੇ ਮਨੁਖ _ਬੁਰਾਯੋ _ਏਕ। 
ਯਹ _ਅਪਜਸ ਨ ਕਬਹੁ _ਮਿਟੈ ਭਾਖਹਿ ਲੋਗ _ਅਨੇਕ। _੧੧। 


ਦੱਪਲ? 
ਆਪਹਿ ਦੈ _ਤਰਬੂਜ _ਤਰਾਯੋ। _ਆਪਹਿ ਆਇ ਨ੍ਰਿਪਹਿ _ਰਿਸਵਾਯੋ। 
ਆਪਹਿ ਹੋਰਿ _ਮਨੁਛਨ _ਲੀਨਾ। ਤ੍ਰਿਯਾ _ਚਰਿਤੂ _ਨ_ਕਿਨਹੂੰ _ਚੀਨਾ। _੧੨। _੧। 
ਮਤ ਸਭਨ ਸਤ) -੭/ ੧੩੦੦/ %ਫੜੀੰ/ 
ਦੰਹਰਾ 


ਏਕ _ਤਖਾਨ _ਉਜੈਨ ਮੈ _ਬਿਬਿਚਾਰਨਿ ਤਿਹ _ਨਾਰਿ। 


ਸੁਮਤਿ _ਬਾਢਿਯਹਿ _ਤਬੈ _ਉਚਾਰੋ। _ਸੁਨੁ _ਗੀਗੋ ਤੈ ਬਚਨ _ਹਮਾਰੋਂ। 
ਹੋ ਅਬ ਹੀ ਪਰਦੇਸ ਸਿਧੈ ਹੋ। ਖਾਟਿ ਕਮਾਇ ਤੁਮੈ ਧਨੁ ਲਯੈ ਹੋ। ੨। 
ਯੌ ਕਹਿ ਕੈ ਪਰਦੇਸ ਸਿਧਾਰੋਂ। ਖਾਟ ਤਰੇ ਛਪਿ ਰਹਿਯੋ ਬਿਚਾਰੋਂ। 
ਤਬ _ਬਾਢਿਨ ਇਕ ਜਾਰ _ਬੁਲਾਯੋ। _ਕਾਮਕੇਲ ਤਿਹ _ਸਾਥ _ਕਮਾਯੋ। _੩। 


ਚਰਿਤ੍ਰ ਪਾਖਿਆਨ ੨੬੫ 


ਤਦ ਰਾਣੀ ਨੇ ਉਸੇ ਤਰ੍ਹਾਂ ਕਾਰਜ _ਕੀਤਾ। _ਤਰਬੂਜ਼ ਕਟ 
ਨੇ (ਤਰਬੂਜ਼ ਦਾ) _ਖੋਪਰ ਲੈ ਕੇ _ਸਿਰ ਉਤੇ ਧਰ ਲਿਆ ਅਤੇ ਸਾਹ ਲੈਣ ਲਈ ਉਸ ਵਿਚ 
ਛੇਕ ਕਰ ਦਿੱਤਾ।੬। 
ਦੰਹਰਾ” 

ਸਿਰ ਉਤੇ (ਤਰਬੂਜ਼ ਦਾ) _ਖੋਪਰ ਧਰ ਕੇ ਰਾਜੇ ਦੇ ਡਰ ਦਾ ਮਾਰਿਆ (ਉਹ) ਨਦੀ 
ਤਰ ਗਿਆ। ਦਿਨ ਦਿਹਾੜੇ ਲੋਕਾਂ ਦੇ ਵੇਖਦਿਆਂ (ਉਹ) ਚਲਾ ਗਿਆ, (ਪਰ) ਕੋਈ ਵੀ ਭੇਦ 
ਨੂੰ ਨ ਜਾਣ ਸਕਿਆ।੭। ਤਦ ਰਾਣੀ ਨੇ (ਰਾਜੇ ਨੂੰ) ਇਸ ਤਰ੍ਹਾਂ ਕਿਹਾ--(ਹੇ ਰਾਜਨ!) ਮੇਰੇ 
ਮਿਠੇ ਬੋਲ _ਸੁਣੌ। (ਇਹ) ਜੋ ਤਰਬੂਜ਼ ਰੁੜ੍ਹਦਾ ਜਾ ਰਿਹਾ ਹੈ, ਮੈਨੂੰ _ਜਲਦੀ _(“ਦਰਹਾਲ”) 
ਚਾਹੀਦਾ ਹੈ।੮। ਰਾਜੇ ਨੇ (ਰਾਣੀ ਦੀ) ਗੱਲ ਸੁਣਦਿਆਂ ਹੀ ਉਸ ਵੇਲੇ ਕਈ _ਬੈਦੇ ਭੇਜ 
ਦਿੱਤੇ। (ਪਰ) ਰੁੜ੍ਹਦੇ ਜਾਂਦੇ ਤਰਬੂਜ਼ ਤਕ ਇਕ _ਵੀ ਨ ਪਹੁੰਚ _ਸਕਿਆ।੯। 
ਚੱਪਾਣ? 

ਤਦ ਰਾਣੀ ਨੇ ਇਸ ਤਰ੍ਹਾਂ ਬੋਲ ਕਹੇ ਕਿ ਹੇ ਨਾਥ! ਸਾਡੇ ਵੌਡੇ ਭਾਗ ਹਨ। ਉਸ ਲਈ 
ਜੇ ਕੋਈ ਡੁਬ ਕੇ ਮਰ ਜਾਂਦਾ, ਤਾਂ ਮੇਰੇ _ਸਿਰ ਤੇ ਬਹੁਤ ਅਪਜਸ _ਚੜ੍ਹਦਾ।੧0। 
ਦੰਹਰਾ” 

ਰਾਣੀ ਨੇ ਉਸ ਤਰਬੂਜ਼ (ਨੂੰ ਪਕੜਨ) ਲਈ ਇਕ ਮਨੁੱਖ ਨੂੰ ਡੁਬਵਾਇਆ ਹੈ। _(ਸੋਚਣ 
ਲਗੀ ਜੇ ਕੋਈ ਡੁਬ ਗਿਆ ਤਾਂ) ਇਹ ਅਪਜਸ ਕਦੇ ਵੀ ਨਹੀਂ ਮਿਟੇਗਾ, ਅਨੇਕ ਲੋਕ ਇਹੀ 
ਕਜਹਣਗੇ ।੧੧। 
ਚੱਪਾਣ 

ਉਸ ਨੇ ਆਪ ਹੀ ਤਰਬੂਜ਼ ਤਰਵਾਇਆ ਅਤੇ ਆਪ ਹੀ ਆ ਕੇ ਰਾਜੇ ਨੂੰ ਕ੍ਰੋਧਿਤ 

ਨੰ ਨਹੀਂ 


ਕੀਤਾ। ਆਪ _ਹੀ ਬੰਦਿਆਂ ਨੂੰ ਹੋੜ _ਦਿੱਤਾ। ਇਸਤਰੀ ਦੇ ਚਰਿਤੁ ਕਿਸੇ ਨੇ ਵੀ 
ਜਾਣਿਆ।੧੨। 
/ਏਥੋ ਸੰ ਲਾਰਤੁੱਪ/ਨਆਨ ਤੁਆ ਯਾਰਤ੍ੂਹ` ਦੇ ਮੰਡੀ ਭੂਖ ਨੰਭਾਏ ਦੇ -੭ਵੈ' ਲਾੰਰਤ੍ਹ ਦੀ ਸਮਾਪਤੀ 
ਅੜ ਲਭ _ਹੈ/ _-2੭/ ੧੩੨੨/ _ਜਲਦਾ/ 
ਦੰਹਰਾ 


ਵਿਚ ਇਕ ਤਰਖਾਣ ਦੇ ਘਰ _ਵਿਭਚਾਰਨ ਇਸਤਰੀ ਸੀ। ਉਸ ਨਾਲ ਉਸ ਨੇ 

ਜੋ ਚਰਿਤਰ ਕੀਤਾ, ਉਹੀ ਮੈਂ ਤੁਹਾਨੂੰ ਸੁਧਾਰ ਕੇ ਕਹਿੰਦਾ ਹਾਂ।੧। 
ਜੱਪਣਾ 

ਸੁਮਤਿ ਨਾਂ ਦੇ ਤਰਖਾਣ ਨੇ ਉਸ ਨੂੰ ਕਿਹਾ--ਹੇ _ਗੀਗੋ! ਤੂੰ ਮੇਰੀ ਗੱਲ ਸੁਣ। ਮੈਂ ਹੁਣੇ 
ਪਰਦੇਸ ਜਾ ਰਿਹਾ _ਹਾਂ। (ਉਥੋਂ) ਖਟ ਕਮਾ _ਕੇ ਤੈਨੂੰ ਧਨ ਲਿਆ ਕੇ ਦਿਆੰਗਾ।੨। 

ਇਹ ਕਹਿ ਕੇ ਉਹ ਪਰਦੇਸ ਚਲਾ _ਗਿਆ। _ਪਰ ਅਸਲ _ਵਿਚ ਉਹ ਵਿਚਾਰਾ ਮੌਜੀ 
ਹੇਠਾਂ ਛਿਪ _ਗਿਆ। ਤਦ _ਤਰਖਾਣੀ ਨੇ ਇਕ ਯਾਰ ਬੁਲਾਇਆ ਅਤੇ ਉਸ _ਨਾਲ _ਕਾਮ-ਕ੍ਰੀੜਾ 
ਕੀਤੀ।੩। 


੨੬੬ 


ਸੀ _ਦਸਮ-ਗ੍ਰੰਥ _ਸਾਹਿਬ 


ਕਾਮਕੇਲ ਤਾ ਸੌ _ਤ੍ਰਿਯ _ਮਾਨ੍ਯੋ। _ਖਾਟ ਤਰੇ _ਨਿਜੁ _ਪਤਿਹਿ _ਪਛਾਨ੍ਹਯੋ। 
ਸਭ _ਅੰਗਨ ਬਿਹਬਲ ਹ੍ਹੈ _ਗਈ। _ਚਿਤ ਕੇ ਬਿਖੈ ਦੁਖਿਤ ਅਤਿ ਭਈ। ੪। 


ਤਬ ਤਾ ਸੌ ਤ੍ਰਿਯ ਬਚਨ ਉਚਾਰੇ। ਮੁਹਿ ਕਾ ਕਰਤ ਦਈ ਕੇ ਮਾਰੇ। 
ਪ੍ਰਾਨ ਨਾਥ ਮੇਰੇ ਘਰ ਨਾਹੀ। ਹੋ ਜਿਹ ਬਸਤ ਬਾਹ ਕੀ _ਛਾਹੀ। ੫। 


ਦੰਹਰਾ 
ਨਿਤਿ _ਅੰਸੂਆ ਆਖਿਨ _ਭਰੌ ਰਹੋ _ਮਲੀਨੇ ਭੇਸ। 
ਪੌਰ ਲਗੇ _ਬਿਹਰੌ ਨਹੀ ਪ੍ਰਾਨ ਨਾਥ _ਪਰਦੇਸ। ੬। 
ਲਗਤ _ਬੀਰਿਯਾ _ਬਾਨ _ਸੀ ਬਿਖੁ ਸੋ _ਲਗਤ _ਅਨਾਜ। 
ਪ੍ਰਾਨ ਨਾਥ ਪਰਦੇਸ ਗੇ ਤਾ ਬਿਨ ਕਛੂ ਨ _ਸਾਜ। ੭। 
ਬਾਢੀ ਐਸੇ ਬਚਨ ਸੁਨਿ ਮਨ ਮੈ ਭਯੋ _ਖੁਸਾਲ। 
ਜਾਰ ਸਹਿਤ ਤ੍ਰਿਯ _ਖਾਟ ਲੈ _ਨਾਚਿ _ਉਠਿਯੋ _ਤਤਕਾਲ। ੮। ੧। 
/ਇਤਾ ਸੰ ਗੰਰੇਤੂਹ` ਪਰ੍ਹਯਾਨੇ ਆ ਯੰਰੇਤ੍ਹੇ ਨਹ ਝੂਪ ਸੱਲਾਦੇ ਅਠਰਤਰੋਂ ਦਾਰੇਤਰਾ ਸਆਪਤਨਆ 
ਮਤਾ ਸਭਨ ਸਤ) -੮/ 5੩੩%/ %ਫਲੁੰ/ 
ਦੰਹਰਾ 
ਬਨਿਕ ਏਕ _ਬਾਨਾਰਸੀ _ਬਿਸਨ _ਦਤ ਤਿਹ _ਨਾਮ। 
ਬਿਸੂ ਮਤੀ ਤਾ ਕੀ ਤ੍ਰਿਯਾ ਧਨ ਜਾ ਕੋ ਬਹੁ ਧਾਮ। ੧। 


ਚੱਪਾਣ 
ਬਨਿਯੋ ਹੇਤ ਬਨਿਜ ਕੋ ਗਯੋ। ਮੈਨ ਦੁਖ੍ਯ ਤ੍ਰਿਯ ਕੋ ਅਤਿ ਦਯੋ। 
ਤਿਹ ਤ੍ਰਿਯ ਪੈ ਤੇ ਰਹਿਯੋ ਨ ਜਾਈ। ਕੇਲ ਕਿਯੋ ਇਕ ਪੁਰਖ ਬੁਲਾਈ। ੨। 


ਕੇਲ _ਕਮਾਤ ਗਰਭ _ਰਹਿ _ਗਯੋ। ਕੀਨੇ ਜਤਨ ਦੂਰਿ ਨਹਿ ਭਯੋ। 
ਨਵ _ਮਾਸਨ ਪਾਛੇ ਸੁਤ _ਜਾਯੋ। _ਤਵਨਹਿ ਦਿਵਸ _ਬਨਿਕ ਘਰ _ਆਸਯੋ। _੩। 


ਬਨਿਕ _ਕੋਪ ਕਰਿ ਬਚਨ ਸੁਨਾਯੋ। ਕਛੁ _ਤ੍ਰਿਯ ਤੈ _ਬਿਭਚਾਰ _ਕਮਾਯੋ। 
ਭੋਗ ਕਰੇ ਬਿਨੁ ਪੂਤ ਨ ਹੋਈ। ਬਾਲ ਬ੍ਰਿਧ ਜਾਨਤ ਸਭ _ਕੋਈ। ੪ 


ਸੁਨਹੁ ਸਾਹੁ ਮੈ ਕਥਾ ਸੁਨਾਊ। ਤੁਮਰੇ ਚਿਤ ਕੋ ਭਰਮੁ ਮਿਟਾਊ। 
ਇਕ ਜੋਗੀ ਤੁਮਰੇ ਗ੍ਰਿਹ ਆਯੋ। ਤਿਹ ਪ੍ੁਸਾਦਿ ਤੇ ਗ੍ਰਿਹ ਸੁਤ ਪਾਯੋ। ੫। 
ਦੰਹਰਾ 
ਮੁਰਜ ਨਾਥ ਜੋਗੀ ਹੁਤੋ ਸੋ _ਆਯੋ ਇਹ _ਧਾਮ। 
ਦ੍ਰਿਸਟਿ ਭੋਗ ਮੋ ਸੋ ਕਿਯੋ ਸੁਤ ਦੀਨੋ ਗ੍ਰਿਹ ਰਾਮ। ੬। 
ਬਨਿਕ ਬਚਨ _ਸੁਨਿ ਚੁਪ ਰਹਿਯੋ ਮਨ ਮੈ ਭਯੋ ਪ੍ਰਸੰਨ੍ਯ। 
ਦ੍ਰਿਸਟਿ ਭੋਗ ਜਿਨਿ ਸੁਤ ਦਿਯੌ ਧਰਨੀ ਤਲ ਸੋ ਧੰਨ੍ਯ। _੭। ੧। 
/ਇਤਾ ਗੰ ਲਾੰਰਤ੍ਹਾ ਪਲ੍ਯਾਨੇ /ਡਯਾ ਯੱਰੇਤ੍ਹਂ ਮੰਤ ਭੂਪ ਸੰਝਾਦੇ _ਇਨਹਨੀਵੇਂ _ਗੰਰੇਤ੍ਹ ਆਘਤਨਾ 
ਮਤ ਸਭਨ ਸਤ? -੭੯/ 9੩੩੭/ %ਫਜੀੰ/ 


ਚਰਿਤ੍ਰ ਪਾਖਿਆਨ ੨੬੭ 


(ਉਸ) ਇਸਤਰੀ ਨੇ ਉਸ ਨਾਲ ਕਾਮ-ਕੇਲ ਕੀਤੀ, ਪਰ ਮੌਜੀ ਹੇਠਾਂ 

ਪਛਾਣ _ਲਿਆ। ਉਸ ਦੇ ਸਾਰੇ ਅੰਗ ਵਿਆਕੁਲ ਹੋ__ਗਏ ਅਤੇ ਚਿਤ ਵਿਚ ਬਹੁਤ 
ਮਾਰੇ 
ਛਾਂ 


€ 0੨੧੨ 


ਈ।੪। 


ਹੋਏ ਹਨ, ਉਸ ਤੋਂ ਬਿਨਾ (ਜੀਵਨ ਦਾ) ਕੋਈ ਸੁਆਦ ਨਹੀਂ _ਹੈ।੭। (ਉਹ) ਤਰਖਾਣ ਇਸ 
ਤਰ੍ਹਾਂ ਦੇ ਬਚਨ ਸੁਣ ਕੇ ਮਨ ਵਿਚ ਖੁਸ਼ ਹੋ ਗਿਆ। ਯਾਰ ਸਮੇਤ ਇਸਤਰੀ ਦੀ ਮੌਜੀ ਨੂੰ 
ਚੁਕ ਕੇ ਤੁਰਤ ਨਚਣ ਲਗ _ਗਿਆ।੮। 

ਏਥੋਂ ਸਰੀ ਗੰਰੇਤੁੰਪ/ੰਸਆਨ ਤੁਆ ਗਹੇ ਦੇ ਮੰਤ ਭੂਪ ਸਲਾਦ ਦੇ ੭੮ਵ' ਗਰੇੜੂ `ਦੀ ਸਮਘਤਨ 

ਭਾ ਲਭ _ਹੈ/ _-੭੮/ 5੩੨// ਜ਼ਲਦਾ/ 

ਦੰਹਰਾ 

ਬਨਾਰਸ ਦਾ ਬਿਸ਼ਨ ਦੱਤ ਨਾਂ ਦਾ ਇਕ _ਬਨੀਆ ਸੀ। ਉਸ ਦੇ ਘਰ ਬਹੁਤ ਧਨ ਸੀ 
ਅਤੇ ਬਿਸ _ਮਤੀ ਉਸ _ਦੀ ਇਸਤਰੀ _ਸੀ।੧। 
ਚੱਪਣਾ 

ਬਨੀਆ _ਵਪਾਰ _ਲਈ (ਕਿਤੇ ਬਾਹਰ) ਗਿਆ ਅਤੇ (ਪਿਛੋਂ ਉਸ _ਦੀ) ਇਸਤਰੀ ਨੂੰ 
ਕਾਮ ਨੇ ਬਹੁਤ ਦੁਖੀ _ਕੀਤਾ। ਉਸ ਇਸਤਰੀ ਕੋਲੋ ਰਿਹਾ ਨ ਗਿਆ ਅਤੇ ਕੇਲ-ਕ੍ਰੀੜਾ 
ਕਰਨ ਲਈ ਇਕ ਪੁਰਸ਼ ਨੂੰ _ਬੁਲਾਇਆ।੨। 

ਸਹਿਵਾਸ ਕਰਨ ਨਾਲ ਉਸ ਨੂੰ ਗਰਭ ਹੋ _ਗਿਆ। ਅਨੇਕ ਯਤਨ ਕਰਨ ਤੇ ਵੀ ਉਹ 
ਡਿਗ ਨ ਸਕਿਆ। ਨੌ ਮਹੀਨਿਆਂ ਬਾਦ (ਉਸ ਇਸਤਰੀ ਨੇ) ਪੁੱਤਰ ਨੂੰ ਜਨਮ ਦਿੱਤਾ। ਉਸੇ 
ਦਿਨ ਉਹ _ਬਨੀਆ _ਵੀ ਘਰ _ਪਰਤ _ਆਇਆ।੩। 

ਬਨੀਏ ਨੇ ਕ੍ਰੋਧਵਾਨ ਹੋਕੇ _ਕਿਹਾ--ਹੇ ਇਸਤਰੀ! (ਤੂੰ) ਕੁਝ _ਵਿਭਚਾਰ _ਕੀਤਾ _ਹੈ। 
(ਕਿਉਂਕਿ) ਭੋਗ ਕੀਤੇ ਬਿਨਾ ਪੁੱਤਰ ਨਹੀਂ ਹੋ __ਸਕਦਾ। (ਇਹ ਗੱਲ) ਸਾਰੇ ਵੱਡੇ ਅਤੇ ਛੋਟੇ 
ਜਾਣਦੇ ਹਨ।੪। 

(ਇਸਤਰੀ ਨੇ ਉੱਤਰ _ਦਿੱਤਾ-) ਹੇ ਸ਼ਾਹ ਜੀ! ਮੈਂ ਤੁਹਾਨੂੰ _ਗੌਲ ਦਸਦੀ ਹਾਂ ਅਤੇ 
ਤੁਹਾਡੇ ਚਿਤ _ਦਾ ਭਰਮ ਦੂਰ _ਕਰਦੀ _ਹਾਂ।੫। 
ਦੰਹਰਾ 

ਮੁਰਜ ਨਾਥ (ਨਾਂ ਦਾ ਇਕ) ਜੋਗੀ ਸੀ ਜੋ ਇਸ ਘਰ ਵਿਚ ਆਇਆ। ਉਸ ਨੇ ਮੇਰੇ 
ਨਾਲ ਦ੍ਰਿਸ਼ਟੀ ਭੋਗ ਕੀਤਾ _ਅਤੇ ਪਰਮਾਤਮਾ _ਨੇ _(ਮੈਨੂੰ) ਪੁੱਤਰ ਪ੍ਰਦਾਨ _ਕੀਤਾ।੬। _ਬਾਨੀਆ 
ਗੱਲ ਸੁਣ ਕੇ ਚੁਪ ਰਿਹਾ ਅਤੇ ਮਨ ਵਿਚ ਪੁਸੰਨ ਹੋਇਆ। ਉਹ (ਜੋਗੀ) ਧਰਤੀ ਉਤੇ ਧੰਨ 
ਹੈ ਜਿਸ ਨੇ ਦ੍ਰਿਸ਼ਟੀ-ਭੋਗ ਨਾਲ ਪੁੱਤਰ ਬਖਸ਼ਿਆ ਹੈ। _੭। 

ਥੇ ਲੂੰ ਗੰਰੇਤੁੰਪ/ੰਸਆਨ ਤੀਆਂ ਗੱਰੇਤੂ ਦੇ ਮੰਤ ਭੂਪ ਸਲਾਦ ਦੇ -੭੯ਵਂ' ਗਰੇਤੂ ਦੀ ਸਆਪਤਨ 

ਭਾ ਲਭ ਹੈ/ _-੭੭੯/ 5ਤ੩੭/ ਜਲਦਾ/ 


੨੬੮ 


ਦੰਹਰਾ 
ਬਿੰਦਰਾਬਨ ਗ੍ਰਿਹ ਨੰਦ ਕੇ ਕਾਨ੍ਹ ਲਯੋ _ਅਵਤਾਰ। 
ਤੀਨਿ ਲੋਕ ਜਾ ਕੋ ਸਦਾ ਨਿਤਿ ਉਠਿ ਕਰਤ ਜੁਹਾਰ। _੧। 
ਦੱਖਣ? 
ਸਭ ਗੋਪੀ ਤਾ ਕੇ ਗੁਨ ਗਾਵਹਿ। _ਨਿਤਿਯ _ਕਿਸਨ ਕਹ ਸੀਸ ਝੁਕਾਵਹਿ। 
ਮਨ ਮਹਿ ਬਸ੍ਯੋ ਪ੍ਰੇਮ ਅਤਿ _ਭਾਰੀ। ਤਨ ਮਨ ਦੇਤ ਅਪਨੋ ਵਾਰੀ। _੨। 


ਰਾਧਾ ਨਾਮ ਗੋਪਿ ਇਕ ਰਹੈ। ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ। 
ਜਗਨਾਯਕ ਸੌ ਪ੍ਰੇਮ _ਲਗਾਯੋ। ਸੂਤ _ਸਿਧਨ _ਕੀ _ਭਾਤਿ _ਬਢਾਯੋ। _੩। 


ਦੰਹਰਾ 
ਕ੍ਰਿਸਨ ਕ੍ਰਿਸਨ ਮੁਖ ਤੇ ਕਹੈ ਛੋਰਿ ਧਾਮ ਕੋ ਕਾਮ। 
ਨਿਸਦਿਨ _ਰਟਤ _ਬਿਹੰਗ _ਜ੍ਯੋ __ਜਗਨਾਯਕ _ਕੋ__ਨਾਮ। _੪। 


ਚੱਪਲਾਂ 


ਜੋਬਨ ਜੇਬ _ਜਗੇ ਅਤਿ ਸੁੰਦਰ ਜਾਤ _ਜਰਾਵ ਜੁਰੀ ਕਹ ਨਾਤੈ। 

ਅੰਗ ਹੁਤੇ ਬ੍ਰਿਜ ਲੋਗ ਸਭੇ ਹਰਿ ਰਾਇ ਬਨਾਇ ਕਹੀ ਇਕ ਬਾਤੈ। 
ਹਾਥ _ਉਚਾਇ _ਹਨੀ _ਛਤਿਯਾ _ਮੁਸਕਾਇ _ਲਜਾਇ _ਸਖੀ _ਚਹੂੰ _ਘਾਤੈ। 
ਨੈਨਨ ਸੌ ਕਹਿਯੋ ਏ ਜਦੁਨਾਥ ਸੁ ਭੌਹਨ ਸੌ ਕਹਿਯੋ ਜਾਹੁ ਇਹਾ ਤੈ। ੬। 


ਦੰਹਰਾ 
ਨੈਨਨ ਸੋ ਹਰਿ ਰਾਇ ਕਹਿ ਭੌਹਨ ਉਤਰ ਦੀਨ। 
ਭੇਦ ਨ ਪਾਯੋ _ਕੌਨਹੂੰ ਕ੍ਰਿਸਨ ਬਿਦਾ ਕਰ _ਦੀਨ। ੭। ੧। 


ਮਤ ਸ਼ਭਮਆ ਸ੍ਤ/ _੮6/ 5੩8੬/ %ਫਲੂੰ/ 
ਦਾਹਰਾ 
ਨਗਰ _ਸਿਰੋਮਨਿ ਕੋ _ਹੁਤੋ ਸਿੰਘ _ਸਿਰੋਮਨਿ ਭੂਪ। 
ਅਮਿਤ ਦਰਬੁ ਘਰ ਮੈ ਧਰੇ ਸੁੰਦਰ ਕਾਮ ਸਰੂਪ। _੧। 


ਚਰਿਤ੍ਰ ਪਾਖਿਆਨ ੨੬੯ 


ਦੰਹਰਾ” 

ਬਿੰਦਰਾਬਨ ਵਿਚ ਨੰਦ ਦੇ ਘਰ ਕਾਨ੍ਹ ਨੇ ਅਵਤਾਰ _ਧਾਰਨ _ਕੀਤਾ। _ਉਸ 
ਲੋਕ ਉਠ ਕੇ ਨਿੱਤ ਨਮਸਕਾਰ _ਕਰਦੇ _ਸਨ।੧। 
ਚੱਪਾਣ 

ਸਾਰੀਆਂ _ਗੋਪੀਆਂ ਉਸ ਦੇ ਗੁਣ ਗਾਉਂਦੀਆਂ _ਸਨ ਅਤੇ ਨਿੱਤ ਕ੍ਰਿਸ਼ਨ ਸਿਰ 
ਨਿਵਾਉਂਦੀਆਂ _ਸਨ। (ਉਸ _ਲਈ ਉਨ੍ਹਾਂ ਦੇ) ਮਨ ਵਿਚ ਬਹੁਤ ਪ੍ਰੇਮ ਸਮਾ ਗਿਆ ਅਤੇ 
ਆਪਣਾ ਤਨ ਮਨ (ਉਸ ਉਤੇ) ਨਿਛਾਵਰ ਕਰਦੀਆਂ _ਸਨ।੨। 

(ਉਥੇ) _ਰਾਧਾ _ਨਾਮ _ਦੀ ਇਕ ਗੋਪੀ ਰਹਿੰਦੀ ਸੀ। (ਉਹ) ਮੁਖ ਤੋਂ ਸਦਾ ਕ੍ਰਿਸ਼ਨ 
ਕ੍ਰਿਸ਼ਨ ਕਹਿੰਦੀ ਸੀ। (ਉਸ ਨੇ) ਜਗਤ ਦੇ ਸੁਆਮੀ ਨਾਲ ਪ੍ਰੇਮ ਲਗਾ ਲਿਆ ਸੀ ਅਤੇ ਸਿੱਧਾਂ 
(ਦੀ ਸਾਧਨਾ) ਵਾਂਗ ਪ੍ਰੇਮ ਦੀ ਡੋਰ ਨੂੰ ਵਧਾ ਲਿਆ ਸੀ।੩। 


(੧ 
ਕਰ 


ਇਹ 02੧੨ 


ਦੰਹਰਾ 


ਘਰ ਦੇ ਕੰਮ ਕਾਰ ਛਡ ਕੇ (ਉਹ ਸਦਾ) ਮੁਖ ਤੋਂ 'ਕ੍ਰਿਸ਼ਨ ਕ੍ਰਿਸ਼ਨ” ਕਹਿੰਦੀ ਰਹਿੰਦੀ 
ਅਤੇ ਪੰਛੀ _(ਪਪੀਹੇ) ਵਾਂਗ _ਜਗਤ ਦੇ ਮਾਲਕ (ਸੀ ਕ੍ਰਿਸ਼ਨ) ਦਾ ਨਾਮ _ਰਟਦੀ _ਰਹਿੰਦੀ।੪। 


ਦੱਖਣ? 

ਉਹ ਮਾਤਾ _ਪਿਤਾ ਤੋ ਵੀ ਨਹੀਂ ਡਰਦੀ ਅਤੇ ਮੁਖ ਤੇ ਕ੍ਰਿਸ਼ਨ ਕ੍ਰਿਸ਼ਨ _ਉਚਰਦੀ 
ਰਹਿੰਦੀ। ਉਸ ਨੂੰ ਵੇਖਣ ਲਈ ਨਿੱਤ ਉਠ ਕੇ ਆਉਂਦੀ ਪਰ ਨੰਦ ਅਤੇ ਜਸੋਧਾ ਨੂੰ ਵੇਖ ਕੇ 
ਲਜਾ _ਜਾਂਦੀ।੫। 
ਨਵੀਸਾ 


(ਉਸ ਰਾਧਾ ਦੇ) ਜੋਬਨ ਦੀ ਛਬੀ ਬਹੁਤ ਸ਼ੋਭਾਸ਼ਾਲੀ ਸੀ। (ਉਹ) ਸਜ-ਧਜ ਕੇ ਕਿਸੇ 
ਕਾਰਨ _('ਨਾਤੇ`) (ਸੀ ਕ੍ਰਿਸ਼ਨ ਦੇ ਘਰ) ਗਈ। ਸੀ ਕ੍ਰਿਸ਼ਨ ਕੋਲ ਬੂਜ ਦੇ ਲੋਕ ਅਤੇ _ਸੰਗ- 
ਸਾਕ ਮੌਜੂਦ ਸਨ। (ਰਾਧਾ ਨੂੰ ਉਥੇ ਆਇਆ ਵੇਖ ਕੇ) ਸ੍ਰੀ ਕ੍ਰਿਸ਼ਨ ਨੇ ਬਣਾ ਕੇ ਇਕ ਗੱਲ 
ਕਹੀ। ਹੱਥਾਂ ਨੂੰ ਉੱਚਾ ਕਰ ਕੇ ਛਾਤੀ ਉਤੇ ਹਸਦੇ ਹੋਏ ਮਾਰਿਆ ਅਤੇ ਰਾਧਾ ਚੌਹਾਂ ਪਾਸੇ ਵੇਖ 
ਕੇ ਲਜਾ ਗਈ। (ਰਾਧਾ ਨੇ) ਨੈਣਾਂ ਦੇ ਇਸ਼ਾਰੇ ਨਾਲ ਕਿਹਾ! ਹੇ ਕ੍ਰਿਸ਼ਨ! ਅਤੇ ਕ੍ਰਿਸ਼ਨ ਨੇ 
ਭੋਆਂ ਦੇ ਇਸ਼ਾਰੇ ਨਾਲ ਕਹਿ ਦਿੱਤਾ ਕਿ ਇਥੋਂ ਚਲੀ ਜਾ।੬। 


ਦੰਹਰਾ 
ਨੈਣਾਂ ਦੇ ਇਸ਼ਾਰੇ ਨਾਲ ਹੀ ਕ੍ਰਿਸ਼ਨ ਨੂੰ ਕਿਹਾ ਅਤੇ ਭੌਆਂ ਦੇ ਸੰਕੇਤ ਨਾਲ (ਉਸ ਨੇ) 
ਉੱਤਰ ਦੇ ਦਿੱਤਾ। ਬਿਨਾ ਕਿਸੇ ਦੁਆਰਾ ਭੇਦ ਨੂੰ ਸਮਝਣ ਦੇ ਕ੍ਰਿਸ਼ਨ ਨੇ ਉਸ ਨੂੰ ਵਿਦਾ ਕਰ 
ਦਿੱਤਾ।੭। 
ਥੇ ਲੂੰ ਗਰੇਤੁੱਪ/ੰਮਆਨ ਤਆ ਗੰਰੇਤ ਦੇ ਮੰਤ ਡੂਪ ਸੰਭਾਦ ਦੇ ੮6ਵੇ' ਗਰੇੜ੍ਹ ਦੀ ਸਮਾਪਤ 
ਅਠ ਲਭ _ਹੰ/ _੮6/ 5੨8#/ ਜਲਦਾ/ 
ਦੰਹਰਾ 


ਸਿਰੋਮਨੀ ਨਗਰ ਦਾ ਸਿਰੋਮਨੀ ਸਿੰਘ ਨਾਂ ਦਾ ਰਾਜਾ ਹੁੰਦਾ ਸੀ। ਉਸ ਦੇ ਘਰ ਬੇਹਿਸਾਬ 
ਧਨ ਸੀ ਅਤੇ ਉਹ ਕਾਮ ਦੇਵ ਵਰਗਾ ਸੁੰਦਰ ਸੀ।੧। 


੨੭0 ਸੀ _ਦਸਮ-ਗ੍ੰਥ _ਸਾਹਿਬ 
ਚੱਪਣਾ 
ਦ੍ਰਿਗ ਧੰਨ੍ਯਾ ਤਾ ਕੀ ਬਰ ਨਾਰੀ। ਨ੍ਰਿਪ ਕੋ ਰਹੈ ਲਾਜ ਤੇ ਪ੍ਯਾਰੀ। 
ਏਕ _ਦਿਵਸ ਰਾਜ ਘਰ _ਆਯੋ। ਰੰਗ _ਨਾਥ _ਜੋਗਿਯਹਿ _ਬੁਲਾਯੋ। _੨। 
ਦੰਹਰਾ 


ਬੁਹਮ ਬਾਦ ਤਾ ਸੌ ਕਿਯੋ _ਰਾਜੈ ਨਿਕਟਿ _ਬੁਲਾਇ। 

ਜੁ ਕਛੁ ਕਥਾ ਤਿਨ ਸੌ ਭਈ ਸੋ ਮੈ ਕਹਤ ਬਨਾਇ। ੩। 
ਏਕ ਨਾਥ _ਸਭ _ਜਗਤ ਮੈ _ਬ੍ਯਾਪਿ ਰਹਿਯੋ ਸਭ _ਦੇਸ। 
ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ _ਭੇਸ। ੪। 


ਚੱਪਲਾਂ 


ਸਰਬ ਬ੍ਯਾਪੀ ਸ੍ਰੀ ਪਤਿ ਜਾਨਹੁ। ਸਭ ਹੀ ਕੋ _ਪੋਖਕ ਕਰਿ ਮਾਨਹੁ। 
ਸਰਬ _ਦਯਾਲ ਮੇਘ ਜਿਮਿ ਢਰਈ। _ਸਭ ਕਾਹੂ _ਕਰ ਕਿਰਪਾ ਕਰਈ। _੫। 


ਦੰਹਰਾ 
ਸਭ ਕਾਹੂ ਕੋ _ਪੌਖਈ ਸਭ ਕਾਹੂ ਕੌ ਦੇਇ। 
ਜੋ ਤਾ ਤੇ ਮੁਖ ਫੇਰਈ ਮਾਗਿ ਮੀਚ ਕਹ ਲੇਇ। ੬। 
ਚੱਪਾਣ? 
ਏਕਨ _ਸੋਖੈ ਏਕਨ _ਭਰੈ। _ਏਕਨ ਮਾਰੈ ਇਕਨਿ ਉਬਰੈ। 
ਏਕਨ _ਘਟਵੈ ਏਕ _ਬਢਾਵੈ। _ਦੀਨ _ਦਯਾਲ ਯੌ __ਚਰਿਤ _ਦਿਖਾਵੈ। _੭। 


ਰੂਪ ਰੇਖ ਜਾ ਕੇ ਕਛੁ ਨਾਹੀ। ਭੇਖ ਅਭੇਖ ਸਭ ਕੇ ਘਟ ਮਾਹੀ। 
ਜਾ ਪਰ ਕ੍ਰਿਪਾ ਚਛੁ ਕਰਿ ਹੇਰੈ। ਤਾ ਕੀ ਕੌਨ ਛਾਹ ਕੌ ਛੇਰੈ। ੮। 


ਜਛ ਭੁਜੰਗ ਅਕਾਸ _ਬਨਾਯੋ। _ਦੇਵ _ਅਦੇਵ _ਥਪਿ _ਬਾਦਿ _ਰਚਾਯੋ। 
ਭੂਮਿ ਬਾਰਿ ਪੰਚ ਤਤੁ ਪ੍ਰਕਾਸਾ। _ਆਪਹਿ ਦੇਖਤ _ਬੈਠ _ਤਮਾਸਾ। ੯। 


ਦੰਹਰਾ 
ਜੀਵ ਜੰਤ ਸਭ ਥਾਪਿ ਕੈ ਪੰਥ ਬਨਾਏ ਦੋਇ। 
ਝਗਰਿ ਪਚਾਏ ਆਪਿ ਮਹਿ ਮੋਹਿ ਨ ਚੀਨੈ ਕੋਇ। ੧0। 


ਚੱਪਾਣ 
ਯਹ ਸਭ _ਭੇਦ ਸਾਧੁ ਕੋਊ ਜਾਨੈ। ਸਤਿਨਾਮੁ ਕੋ ਤਤ _ਪਛਾਨੈ। 
ਜੋ ਸਾਧਕ ਯਾ ਕੌ _ਲਖਿ ਪਾਵੈ। ਜਨਨੀ ਜਠਰ ਬਹੁਰਿ ਨਹਿ ਆਵੈ। _੧੧। 


ਚਰਿਤ੍ਰ ਪਾਖਿਆਨ ੨੭੧ 


ਜੱਪਣਾ 

ਉਸ ਦੀ ਦ੍ਰਿਗ ਧੰਨ੍ਯਾ ਨਾਂ ਦੀ ਸ੍ਰੇਸ਼ਨ ਇਸਤਰੀ _ਸੀ। _(ਉਹ) _ਲਜੀਲੀ ਰਾਜੇ 
ਬਹੁਤ ਪਿਆਰੀ _ਸੀ। ਇਕ ਦਿਨ ਰਾਜਾ ਘਰ ਆਇਆ ਅਤੇ ਰੰਗ ਨਾਥ ਜੋਗੀ 
ਬੁਲਾਇਆ।੨। 


02੧੨ ੧੦੧੨ 


ਦੰਹਰਾ 


ਉਹ ਮੈਂ ਕਹਿ ਕੇ ਸੁਲਾਂਦਾ ਹਾਂ। ੩। ਇਕ ਪਰਮਾਤਮਾ ਹੀ ਸਾਰੇ ਜਗਤ 
ਵਿਚ ਵਿਆਪ ਰਿਹਾ ਹੈ। (ਉਹੀ) ਸਾਰੀਆਂ ਜੂਨਾਂ ਵਿਚ ਉੱਚੇ ਨੀਵੇਂ ਭੇਸ 


ਪਰਮਾਤਮਾ ਨੂੰ ਸਰਬ ਵਿਆਪਕ ਸਮਝੋ, ਸਾਰਿਆਂ ਦਾ ਪੋਸ਼ਕ ਕਰ ਕੇ _ਮੰਨੋ। (ਉਹੀ) 
ਸਾਰਿਆਂ ਉਤੇ _ਬਦਲ ਵਾਂਗ ਦਇਆ (ਦੀ ਬਰਖਾ) ਕਰਦਾ ਹੈ ਅਤੇ ਸਾਰਿਆਂ ਉਤੇ ਕ੍ਰਿਪਾ 
ਕਰਦਾ ਹੈ।੫। 
ਦੰਹਰ” 

(ਉਹ) ਸਭ ਦਾ ਪੋਸ਼ਣ ਕਰਦਾ ਹੈ ਅਤੇ ਸਭ ਕਿਸੇ ਨੂੰ ਦਿੰਦਾ ਹੈ। ਜੋ ਉਸ ਤੋਂ ਮੁਖ 
ਫੇਰਦਾ ਹੈ, ਸਮਝ ਲਵੋ (ਕਿ ਉਸ ਨੇ) ਮੌਤ ਮੰਗ ਲਈ ਹੈ।੬। 
ਚੱਪਾਣ 

(ਉਹ) _ਇਕਨਾਂ ਨੂੰ _ਸੁਕਾਉਂਦਾ ਹੈ (ਅਰਥਾਤ ਨਸ਼ਟ ਕਰਦਾ ਹੈ) ਅਤੇ _ਇਕਨਾਂ ਦਾ 
ਪੋਸ਼ਣ ਕਰਦਾ ਹੈ। ਇਕਨਾਂ ਨੂੰ ਮਾਰਦਾ ਹੈ ਅਤੇ ਇਕਨਾਂ ਨੂੰ ਉਬਾਰਦਾ ਹੈ। ਇਕਨਾਂ ਨੂੰ ਘਟਾਉਂਦਾ 


ਹੈ ਅਤੇ ਇਕਨਾਂ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਦੀਨ ਦਿਆਲ ਚਰਿਤ੍ਰ ਵਖਾਉਂਦਾ ਹੈ।੭। 


ਉਸ ਦੀ ਕੋਈ ਰੂਪ-ਰੇਖਾ ਨਹੀਂ_ਹੈ। _(ਉਹ) ਸਪਸ਼ਟ ਜਾਂ _ਅਸਪਸ਼ਟ _ਸਭ ਦੇ ਸ਼ਰੀਰ 
ਵਿਚ ਮੌਜੂਦ ਹੈ। ਜਿਸ ਨੂੰ (ਉਹ) ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸ ਦੇ ਪਰਛਾਵੇਂ 
ਨੂੰ ਵੀ ਕੌਣ ਛੇੜ ਸਕਦਾ ਹੈ।੮। 

ਉਸ ਨੇ ਯਕਸ਼, ਸੌਂਪ ਅਤੇ ਆਕਾਸ਼ ਬਣਾਏ _ਹਨ ਅਤੇ ਦੇਵਤੇ ਤੇ ਦੈਂਤ ਸਿਰਜ ਕੇ 
(ਉਨ੍ਹਾਂ ਵਿਚ) ਝਗੜਾ ਰਚਾ _ਦਿੱਤਾ ਹੈ। (ਉਸ ਨੇ) ਭੂਮੀ, ਜਲ ਆਦਿ ਪੰਜ ਤੱਤ ਪੈਦਾ ਕੀਤੇ 
ਹਨ ਅਤੇ ਆਪ ਬੈਠ ਕੇ ਤਮਾਸ਼ਾ ਵੇਖ ਰਿਹਾ ਹੈ।੯। 
ਦੰਹਰਾ 

(ਉਸ ਨੇ) ਸਾਰੇ ਜੀਵ ਪੈਦਾ ਕਰ ਕੇ ਦੋ ਹੀ ਪੰਥ (ਮੁਸਲਮਾਨ ਅਤੇ ਹਿੰਦੂ) ਬਣਾਏ 
ਹਨ। (ਉਹ ਸਾਰੇ) ਆਪਸ ਦੇ ਝਗੜਿਆਂ ਵਿਚ ਉਲਝੇ ਪਏ ਹਨ ਅਤੇ ਪਰਮਾਤਮਾ ਨੂੰ ਕੋਈ 
ਨਹੀ' ਪਛਾਣਦਾ _ਹੈ।੧0। 
ਚੱਪਣਾ 

ਨੂੰ ਕੋਈ ਸਾਧੂ (ਪੁਰਸ਼) ਹੀ ਸਮਝ ਸਕਦਾ ਹੈ ਅਤੇ ਸਤਿਨਾਮ ਦੇ ਤੱਤ 

ਨੂੰ ਪਛਾਣ ਸਕਦਾ ਹੈ। ਜੋ ਸਾਧਕ ਉਸ (ਪਰਮਾਤਮਾ) ਨੂੰ ਜਾਣ ਲੈਂਦਾ ਹੈ, (ਉਹ) ਮਾਤਾ ਦੇ 
ਗਰਭ ਵਿਚ ਫਿਰ ਨਹੀਂ ਆਉ ਦਾ।੧੧। 


00 ਸੀ _ਦਸਮ-ਗ੍ੁੰਥ _ਸਾਹਿਬ 


ਦੰਹਰਾ 
ਜਬ ਜੋਗੀ ਐਸੇ _ਕਹਿਯੋ ਤਬ _ਰਾਜੈ _ਮੁਸਕਾਇ। 
ਤਤ ਬੂਹਮ ਕੇ _ਬਾਦਿ ਕੌ ਉਚਰਤ ਭਯੋ _ਬਨਾਇ। _੧੨। 


ਚੱਪਾਣ 
ਜੋਗੀ ਡਿੰਭ ਕਿ ਜੋਗੀ ਜਿਯਰੋ। ਜੋਗੀ ਦੇਹ ਕਿ ਜੋਗੀ ਹਿਯਰੋ। 
ਜੋਗੀ ਜੋ ਜੋਗ _ਪਛਾਨੈ। ਸਤਿਨਾਮੁ ਬਿਨੁ _ਅਵਰੁ ਨ ਜਾਨੈ। _੧੩। 


ਕੂ 


ਦੰਹਰਾ” 
ਡਿੰਭ _ਦਿਖਾਯੋ ਜਗਤ ਕੋ ਜੋਗੁ ਨ __ਉਪਜਿਯੋ _ਜੀਯ। 
ਯਾ ਜਗ ਕੇ ਸੁਖ ਤੇ ਗਯੋ ਜਨਮ ਬ੍ਰਿਥਾ ਗੇ _ਕੀਯ। ੧੪। 
ਚੱਪਾਣ? 
ਤਬ ਜੋਗੀ ਹਸਿ ਬਚਨ _ਉਚਾਰੋਂ। ਸੁਨਹੁ _ਰਾਵ ਜੂ ਗ੍ਯਾਨ ਹਮਾਰੋ। 
ਸੋ_ਜੋਗੀ ਜੋ ਜੋਗ _ਪਛਾਨੈ। ਸਤਿਨਾਮੁ ਬਿਨੁ ਅਵਰੁ ਨ ਜਾਨੈ। _੧੫। 
ਦੰਹਰ” 
ਜਬ ਚਾਹਤ ਹੈ ਆਤਮਾ ਇਕ ਤੇ ਭਯੋ ਅਨੇਕ। 
ਅਨਿਕ _ਭਾਤਿ ਪਸਰਤ ਜਗਤ ਬਹੁਰਿ ਏਕ ਕੋ ਏਕ। _੧੬। 
ਚੱਪਾਣ 
ਯਹ ਨਹਿ ਮਰੈ ਨ ਕਾਹੂ ਮਾਰੈ। ਭੂਲਾ ਲੋਕ ਭਰਮੁ ਬੀਚਾਰੈ। 
ਘਟ ਘਟ ਬ੍ਯਾਪਕ _ਅੰਤਰਜਾਮੀ। ਸਭ _ਹੀ ਮਹਿ ਰਵਿ _ਰਹਿਯੋ _ਸੁਆਮੀ। 
ਕਾ/ਭਾਤ 
ਘੋਰਾ ਕਹੂੰ ਭਯੋ ਕਹੂੰ ਹਾਥੀ ਹੂ ਕੈ ਗਯੋ ਕਹੂੰ 
ਪੰਛੀ ਰੂਪ ਲਯੋ ਕਹੂੰ ਫਲ ਫੂਲ ਰਹਿਯੋ _ਹੈ। 
ਪਾਵਕ ਗ੍ਹੈ ਦਹਿਯੋ ਕਹੂੰ _ਪੌਨ ਰੂਪ ਕਹਿਯੋ ਕਹੂੰ 
ਚੀਤ ਹੈ ਕੈ ਗਹਿਯੋ ਕਹੂੰ ਪਾਨੀ ਹ੍ਹੋ ਕੈ ਬਹਿਯੋਹੈ। 
ਬਨ ਮੈ ਬਿਹਾਰੇ ਐਸੇ ਬੇਦਨ ਮੈ ਕਹਿਯੋ_ਹੈ। 
ਪੁਰਖ ਹੂੈ ਆਪੁ ਕਹੂੰ ਇਸਤ੍ਰਿਨ ਕੋ ਰੂਪ ਧਰਿਯੋ 
ਮੂਰਖਨ ਭੇਦ ਤਾ ਕੋ ਨੈਕਹੂੰ ਨ ਲਹਿਯੋ ਹੈ। ੧੮। 


ਚੱਲ? 
ਕਵਨ ਮਾਰੈ ਕਾ ਕੋ ਕੋਊ ਮਾਰੈ। ਭੂਲਾ ਲੋਕ ਭਰਮ _ਬੀਚਾਰੈ। 


੧੭। 


ਯਹ ਨ ਮਰਤ ਮਾਰਤ ਹੈ ਨਾਹੀ। ਯੌ ਰਾਜਾ ਸਮਝਹੁ ਮਨ ਮਾਹੀ। ੧੯। 


ਚਰਿਤ੍ਰ ਪਾਖਿਆਨ ੨੭੩ 


ਦੰਹਰਾ 


ਜਦ ਜੋਗੀ ਨੇ ਇਸ ਤਰ੍ਹਾਂ ਕਿਹਾ ਤਾਂ ਰਾਜਾ ਹਸ ਪਿਆ ਅਤੇ ਬ੍ਰਹਮ-ਤੱਤ ਦੇ 
ਸਿੱਧਾਂਤ ਬਾਰੇ ਦਸਣ _ਲਗਿਆ।੧੨। 
ਦੱਖਣ? 

ਕੀ ਜੋਗੀ ਪਾਖੰਡ ਹੈ, ਕਿ ਜੀਉੜਾ ਹੈ, ਦੇਹ ਹੈ ਕਿ ਹਿਰਦਾ ਹੈ। (ਅਸਲ ਵਿਚ) ਉਹ 
ਜੋਗੀ ਹੈ ਜੋ ਜੋਗ ਨੂੰ ਪਛਾਣਦਾ ਹੈ ਅਤੇ ਸਤਿਨਾਮ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ 
ਹੈ।੧੩। 
ਦੰਹਰਾ 

(ਜੇ ਇਸ ਤਰ੍ਹਾਂ ਨ ਹੋਇਆ) ਤਾਂ ਉਸ ਨੇ ਜਗਤ ਵਿਚ ਪਾਖੰਡ ਦਾ ਦਿਖਾਵਾ ਕੀਤਾ ਹੈਂ 
ਅਤੇ ਉਸ ਦੇ ਹਿਰਦੇ ਵਿਚ ਜੋਗ ਪੈਦਾ ਨਹੀਂ ਹੋਇਆ ਹੈ। (ਉਹ) ਜਗਤ ਦੇ ਸੁਖ ਤੋਂ 
ਵਾਂਝਿਆ ਗਿਆ ਅਤੇ ਵਿਅਰਥ ਵਿਚ ਜਨਮ _ਗੰਵਾ __ ਦਿੱਤਾ।੧੪। 
ਦੱਖਣ? 


ਤਦ ਜੋਗੀ ਨੇ ਹਸ ਕੇ ਬਚਨ ਕਹੇ--ਹੇ ਰਾਜਨ! ਸਾਡਾ ਗਿਆਨ ਸੁਣੋ। ਜੋਗੀ ਉਹ ਹੈ 
ਜੋ ਜੋਗ ਨੂੰ ਪਛਾਣਦਾ ਹੈ ਅਤੇ ਸਤਿਨਾਮ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ _ਜਾਣਦਾ।੧੫। 
ਦੰਹਰਾ 


੮੨ 


ਜਦ ਆਤਮਾ (ਭਾਵ ਪਰਮਾਤਮਾ) ਚਾਹੁੰਦਾ ਹੈ ਤਾਂ ਇਕ ਤੋਂ ਅਨੇਕ ਹੋ _ ਜਾਂਦਾ ਹੈ। 
ਅਨੇਕ ਤਰ੍ਹਾਂ _ਨਾਲ ਜਗਤ _ਵਿਚ _ਪਸਰਦਾ ਹੋਇਆ ਫਿਰ ਇਕ ਦਾ ਇਕ ਹੋ ਜਾਂਦਾ ਹੈ।੧੬। 
ਚੱਪਾਣ 

ਨ ਇਹ ਮਰਦਾ ਹੈ ਅਤੇ ਨ ਹੀ ਕਿਸੇ ਨੂੰ ਮਾਰਦਾ ਹੈ। ਕਭੁਲੇ ਹੋਏ ਲੋਕ ਭਰਮ ਪੂਰਨ 
ਵਿਚਾਰ ਕਰਦੇ _ਹਨ। (ਉਹ) ਪਰਮਾਤਮਾ ਸਭ _ਵਿਚ ਰਮਣ ਕਰ ਰਿਹਾ ਹੈ ਅਤੇ ਘਟ ਘਟ 
ਵਿਚ _ਵਸਣ ਵਾਲਾ _ਅੰਤਰਯਾਮੀ _ਹੈ।੧੭। 
ਕਾ/ਯੱਤਾ 

ਕਿਤੇ ਘੋੜਾ, ਕਿਤੇ ਹਾਥੀ, ਕਿਤੇ ਪੰਛੀ ਦਾ ਰੂਪ ਅਤੇ ਕਿਤੇ ਫਲ ਫੁਲ ਬਣਿਆ ਹੋਇਆ 
ਹੈ। ਕਿਤੇ ਅਗ ਬਣ ਕੇ ਸਾੜਦਾ ਹੈ, ਕਿਤੇ ਪਵਨ ਰੂਪ ਅਖਵਾਂਦਾ ਹੈ, ਕਿਤੇ ਚਿਤਰਾ ਹੋਕੇ 
(ਹਿਰਨਾਂ ਨੂੰ) ਪਕੜਦਾ ਹੈ ਅਤੇ ਕਿਤੇ ਪਾਣੀ ਹੋ_ ਕੇ ਵਗਦਾ ਹੈ। ਕਿਤੇ (ਰਾਮ ਵਾਂਗ) ਬਸਤੁ 
ਉਤਾਰ _ਕੇ ਜੰਗਲ _ਵਿਚ ਵਿਚਰਦਾ ਹੋਇਆ ਰਾਵਣ ਦਾ ਸੰਘਾਰ ਕਰਦਾ ਹੈ, ਅਜਿਹਾ ਵੇਦਾਂ 
ਵਿਚ ਲਿਖਿਆ ਹੈ। ਕਿਤੇ ਉਹ ਆਪ ਪੁਰਸ਼ ਰੂਪ ਹੈ ਅਤੇ ਕਿਤੇ ਇਸਤਰੀਆਂ ਦਾ ਰੂਪ ਧਾਰਨ 
ਕੀਤਾ ਹੋਇਆ ਹੈ। ਪਰ ਮੂਰਖ ਲੋਕਾਂ ਨੇ ਉਸ ਦਾ ਜ਼ਰਾ ਜਿੰਨਾ ਵੀ ਭੇਦ ਨਹੀਂ ਪਾਇਆ ਹੈ।੧੮। 
ਚੱਪਾਣ 

ਕੋਣ ਮਾਰਦਾ ਹੈ, ਕਿਸ ਕੋਈ ਮਾਰਦਾ ਹੈ; ਕੁਲੇ ਹੋਏ ਲੋਕ ਭਰਮਾਂ ਦਾ ਵਿਚਾਰ ਕਰੀ 
ਜਾਂਦੇ ਹਨ। ਹੇ ਰਾਜਨ! ਇਹ ਗੌਲ ਮਨ ਵਿਚ ਸਮਝ ਲਵੋ ਕਿ ਨ ਇਹ ਮਰਦਾ ਹੈ ਅਤੇ ਨ 
ਹੀ ਮਾਰਦਾ ਹੈ।੧੯। 


੮ (2੧੨ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਬਿਨਾ ਨਾਮ ਤਾ ਕੇ ਜਪੇ ਬਾਲ ਬ੍ਰਿਧ ਕੋਊ ਹੋਇ। 
ਰਾਵ ਰੰਕ ਰਾਜਾ ਸਭੈ ਜਿਯਤ ਨ ਰਹਸੀ ਕੋਇ। ੨0। 
ਚੱਪਾਣ? 
ਸਤਿਨਾਮੁ ਜੋ _ਜਿਯ _ਲਖਿ ਪਾਵੈ। ਤਾ ਕੇ ਕਾਲ ਨਿਕਟ ਨਹਿ _ਆਵੈ। 


ਬਿਨਾ ਨਾਮ ਤਾ ਕੇ ਜੋ ਰਹਿ ਹੈ। ਬਨ ਗਿਰ ਪੁਰ ਮੰਦਰ ਸਭ ਢਹਿ _ਹੈ। ੨੧। 


ਦੰਹਾਰਾ 
ਚਕਿਯਾ ਕੈਸੇ ਪਟ ਬਨੇ ਗਗਨ ਭੂਮਿ ਪੁਨਿ ਦੋਇ। 
ਦੁਹੂੰ ਪੁਰਨ ਮੈ ਆਇ ਕੈ ਸਾਬਿਤ ਗਯਾ ਨ _ਕੋਇ। ੨੨। 
ਦੱਪਲ? 
ਸਤਿਨਾਮ _ਜੋ ਪੁਰਖ _ਪਛਾਨੈ। _ਸਤਿਨਾਮ _ਲੈ ਬਚਨ _ਪੁਮਾਨੈ। 
ਸਤਿਨਾਮੁ _ਮਾਰਗ ਲੈ _ਚਲਹੀ। ਤਾ ਕੋ ਕਾਲ ਨ ਕਬਹੂੰ _ਦਲਹੀ। _੨੩। 
ਦੰਹਾਰਾ 
ਐਸੇ _ਬਚਨਨ ਸੁਨਤ _ਹੀ ਰਾਜਾ ਭਯੋ __ਉਦਾਸੁ। 
ਭੂਮਿ ਦਰਬੁ ਘਰ ਰਾਜ ਤੇ ਚਿਤ ਮੈ ਭਯੋ ਨਿਰਾਸੁ। ੨੪ 
ਜਬ ਰਾਨੀ ਐਸੇ ਸੁਨਿਯੋ _ਦੁਖਤ ਭਈ ਮਨ ਮਾਹ। 


ਦੇਸ ਦਰਬੁ ਗ੍ਰਿਹ ਛਾਡਿ ਕੈ ਜਾਤ ਲਖਿਯੋ ਨਰ _ਨਾਹ। _੨੫। 
ਤਬ ਰਾਨੀ ਅਤਿ ਦੁਖਿਤ ਹ੍ਹੈ ਮੌਤ੍ਰੀ ਲਯੋ ਬੁਲਾਇ। 
ਕ੍ਯੋ 


04੨ 


ਨ੍ਰਿਪ ਗ੍ਰਿਹ ਰਾਖਿਯੈ ਕੀਜੈ ਕਛੂ _ਉਪਾਇ। ੨੬। 
ਦੱਪਣ? 


ਤਬ ਮੰਤ੍ਰੀ ਇਮਿ ਬਚਨ _ਉਚਾਰੇ। ਸੁਨੁ _ਰਾਨੀ ਤੈ ਮੰਤ੍ਰ ਹਮਾਰੇ। 
ਐਸੋ ਜਤਨ ਆਜੁ ਹਮ ਕਰਿ ਹੈ। ਨ੍ਰਿਪ ਗ੍ਰਿਹ ਰਾਖਿ ਜੋਗਿਯਹਿ ਮਰਿ ਹੈ। ੨੭। 


ਰਾਨੀ ਜੋ_ਹੋ_ਕਹੌ ਸੁ ਕਰਿਯਹੁ। ਰਾਜਾ ਜੂ ਤੇ ਨੈਕ ਨ ਡਰਿਯਹੁ। 
ਯਾ _ਜੁਗਿਯਾ ਕਹ ਧਾਮ ਬੁਲੈਯਹੁ। _ਲੌਨ _ਡਾਰਿ _ਭੂਅ ਮਾਝ _ਗਡੈਯਹੁ। _੨੮। 


ਰਾਨੀ ਤਯੋ 
ਲੌਨ ਡਾਰਿ ਭੂਅ ਖੋਦਿ ਕੈ ਗਹਿ ਤਿਹ ਦਯੋ ਦਬਾਇ। ੨੯। 
ਚੱਪਣਾ 
ਜਾਇ ਨ੍ਰਿਪਤਿ ਪਤਿ ਬਚਨ _ਉਚਾਰੇ। _ਜੁਗਿਯ ਮਾਟੀ ਲਈ ਤਿਹਾਰੇ। 


ਚਰਿਤ੍ਰ ਪਾਖਿਆਨ ੨੭੫ 


ਨਾਮ 
ਰਾਜਨ! ਸਾਰੇ _ਰਾਓ ਅਤੇ ਰੰਕ ਜੀਉਂਦੇ ਨਹੀਂ _ਰਹਿਣਗੇ।੨0। 


ਜੋ (ਵਿਅਕਤੀ) ਹਿਰਦੇ ਵਿਚ _ਸਤਿਨਾਮ ਨੂੰ ਸਮਝ ਲੈਂਦਾ ਹੈ, _ਉਸ ਦੇ ਨੇੜੇ _ਕਾਲ 
ਨਹੀਂ ਆ ਸਕਦਾ। ਜੋ ਉਸ ਦੇ ਨਾਮ ਤੋਂ ਬਿਨਾ ਰਹਿੰਦੇ ਹਨ (ਉਹ ਸਾਰੇ ਅਤੇ) ਬਨ, ਪਰਬਤ, 
ਨਗਰ, _ਮਹੱਲ (ਮੰਦਿਰ) ਸਭ _ਢਹਿ _ਜਾਣਗੇ।੨੧। 
ਦੰਹਰਾ 

ਆਕਾਸ਼ ਅਤੇ ਧਰਤੀ ਦੋਵੇਂ ਚੌਕੀ ਦੇ ਪੁੜਾਂ ਵਰਗੇ ਬਣੇ ਹੋਏ ਹਨ। ਇਨ੍ਹਾਂ ਦੋਹਾਂ _ਪੁੜਾਂ 
ਵਿਚ ਆਣ ਵਾਲਾ _ਸਾਬਤ ਨਹੀਂ ਬਚਿਆ _ਹੈ।੨੨। 
ਚੱਪਣਾ 
ਜੋ ਪੁਰਸ਼ ਸਤਿਨਾਮ ਨੂੰ ਪਛਾਣਦਾ ਹੈ ਅਤੇ ਸਤਿਨਾਮ (ਨੂੰ ਗੁਰਾਂ) ਦੇ ਬਚਨਾਂ ਦੁਆਰਾ 
ਪ੍ਰਮਾਣਿਕ ਮੰਨਦਾ ਹੈ। ਸਤਿਨਾਮ ਲ ਕੇ ਮਾਰਗ ਉਤੇ ਚਲਦਾ ਹੈ, ਉਸ ਨੂੰ ਕਾਲ ਕਦੇ ਨਾਸ਼ 
ਨਹੀ ਕਰਦਾ।੨੩। 
ਦੰਹਰਾ 


ਹੋ 
ਵਿਚ ਬਹੁਤ ਦੁਖੀ ਹੋਈ। (ਉਸ ਨੇ) ਰਾਜੇ ਨੂੰ ਦੇਸ਼, ਧਨ, ਘਰ ਆਦਿ ਛਡ ਕੇ ਜਾਂਦਿਆਂ 
ਹੋ ਕੇ ਮੰਤਰੀ ਨੂੰ ਬੁਲਾ ਲਿਆ (ਅਤੇ ਉਸ ਨੂੰ 
ਨੂੰ _ਘਰ ਰਖਣ ਦਾ ਕੁਝ _ਉਪਾ ਕੀਤਾ _ਜਾਵੇ।੨੬। 


ਤੈ, ਕੈ 
0੨੧ 1 


ਚੱਖਣਾੰ 

ਤਦ ਮੰਤਰੀ ਨੇ ਇਸ ਤਰ੍ਹਾਂ ਬਚਨ _ਕਹੇ-- ਹੇ ਰਾਣੀ! ਤੁਸੀਂ ਮੇਰੀ ਸਲਾਹ ਸੁਣੌ। ਅਸੀਂ 
ਅਜ ਅਜਿਹਾ ਯਤਨ ਕਰਦੇ ਹਾਂ ਕਿ ਰਾਜੇ ਨੂੰ ਘਰ ਰਖ ਲੈਂਦੇ ਹਾਂ ਅਤੇ ਜੋਗੀ ਨੂੰ ਮਾਰ ਦਿੰਦੇ 
ਹਾਂ।੨੭। 

ਹੇ ਰਾਣੀ! ਜੋ ਮੈਂ ਕਹਿੰਦਾ ਹਾਂ, ਉਹ ਕਰਨਾ ਹੈ ਅਤੇ ਰਾਜਾ ਜੀ ਤੋਂ ਬਿਲਕੁਲ ਡਰਨਾ 
ਨਹੀਂ _ਹੈ। ਇਸ ਜੋਗੀ ਨੂੰ ਘਰ ਬੁਲਾਓ ਅਤੇ ਲੂਣ ਪਾ ਕੇ ਧਰਤੀ ਵਿਚ ਦਬ ਦਿਓ। ੨੮। 
ਹਰਾ 

ਤਦ ਰਾਣੀ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਜੋਗੀ ਨੂੰ ਬੁਲਾ _ਲਿਆ। ਧਰਤੀ ਪੁਟ ਕੇ, 
ਉਸ ਨੂੰ ਪਕੜ ਕੇ ਅਤੇ ਲੂਣ ਪਾ ਕੇ ਗਡ ਦਿੱਤਾ।੨੯। 
ਚੱਖਣਾੰ 

(ਰਾਣੀ ਨੇ) ਜਾ ਕੇ ਆਪਣੇ ਪਤੀ ਰਾਜੇ ਨੂੰ ਕਿਹਾ ਕਿ ਤੇਰੇ ਜੋਗੀ ਨੇ (ਆਪਣੇ ਉਪਰ) 
ਮਿੱਟੀ ਲੈ ਲਈ ਹੈ (ਅਰਥਾਤ! ਜੀਉਂਦੇ ਜੀ _ਧਰਤੀ ਵਿਚ ਸਮਾਧੀ ਲੈ ਲਈ ਹੈ)। ਮਰਨ 
ਵੇਲੇ ਉਸ ਨੇ ਇਸ ਤਰ੍ਹਾਂ ਬਚਨ ਕੀਤੇ। ਉਹ ਮੈਂ ਦ੍ਰਿੜ੍ਹ ਕਰ ਕੇ ਪੱਲੇ ਬੰਨ੍ਹ ਲਏ _ਹਨ।੩0। 


੨੭੬ 


ਸੀ _ਦਸਮ-ਗ੍ੂੰਥ _ਸਾਹਿਬ 


ਮੋਰੀ ਕਹੀ ਭੂਪ ਸੌ ਕਹਿਯਹੁ। ਤੁਮ ਬੈਠੇ ਗ੍ਰਿਹ ਹੀ ਮੈ _ਰਹਿਯਹੁ। 
ਇਨ ਰਾਨਿਨ ਕੌ ਤਾਪੁ ਨ ਦੀਜਹੁ। ਰਾਜਿ ਜੋਗ ਦੋਨੋ ਹੀ _ਕੀਜਹੁ। _੩੧। 
ਪੁਨਿ ਮੋ 


ਸੋ ਇਕ ਬਚਨ ਉਚਾਰੋ। ਜੌ ਨ੍ਰਿਪ ਕਹਿਯੋ ਨ ਕਰੈ ਤਿਹਾਰੋ। 
ਇਉ ਸਮ ੩੨। 


ਜੋ ਤਿਨ ਕਹੀ ਸੁ ਪਾਛੇ ਕਹਿ_ਹੋ। ਤੁਮਰੇ ਸਕਲ ਭਰਮ ਕੋ _ਦਹਿ ਹੋ। 
ਅਬ ਸੁਨਿ ਲੈ ਤੈ ਬਚਨ ਹਮਾਰੋ। ਜਾ ਤੇ ਰਹਿ ਹੈ ਰਾਜ ਤਿਹਾਰੋਂ। ੩੩। 


ਦਾਹਾਰਾ 
ਸੁਤ _ਬਾਲਕ _ਤਰੁਨੀ ਤ੍ਰਿਯਾ _ਤੈ _ਤ੍ਯਾਗਤ _ਸਭ _ਸਾਜ। 
ਸਭ ਬਿਧਿ ਕੀਯੋ _ਕਸੂਤਿ ਗ੍ਰਿਹ ਕ੍ਯੋ ਕਰਿ _ਰਹਸੀ ਰਾਜ। ੩੪। 
ਪੂਤ _ਪਰੇ _ਲੋਟਤ _ਧਰਨਿ ਤ੍ਰਿਯਾ _ਪਰੀ _ਬਿਲਲਾਇ। 
ਬੰਧੁ ਭ੍ਰਿਤ ਰੋਦਨ ਕਰੈ ਰਾਜ ਬੰਸ ਤੇ ਜਾਇ। ੩੫। 


ਚੱਪਣਾ 
ਚੇਲੇ ਸਭੈ _ਅਨੰਦਿਤ ਭਏ। _ਦੁਰਬਲ ਹੁਤੇ ਪੁਸਟ ਹ੍ਹੈ ਗਏ। 
ਨਾਥ ਨ੍ਰਿਪਹਿ ਜੋਗੀ ਕਰਿ ਲਯੈ ਹੋ। ਦ੍ਰਾਰ ਦ੍ਰਾਰ ਕੇ ਟੂਕ ਮੰਗੈ ਹੈ। ੩੬। 


ਦੰਹਰਾ 
ਨ੍ਹਿਪ ਕਹ ਜੋਗੀ ਭੇਸ ਦੈ ਕਬ ਹੀ ਲਿਯੈ ਹੈ ਨਾਥ। 
ਯੌ ਮੂਰਖ ਜਾਨੈ ਨਹੀ ਕਹਾ ਭਈ ਤਿਹ _ਸਾਥ। ੩੭। 
ਸੁਤ ਬਾਲਕ _ਤਰੁਨੀ ਤ੍ਰਿਯਾ _ਕ੍ਯੋ_ਨ੍ਰਿਪ _ਛਾਡਤ ਮੋਹਿ। 
ਚੇਰੀ ਸਭ _ਰੋਦਨ ਕਰੈ ਦਯਾ ਨ _ਉਪਜਤ ਤੋਹਿ। ੩੮। 
ਸੁਨੁ ਰਾਨੀ ਤੋਸੋ ਕਹੋ ਬ੍ਰਹਮ _ਗ੍ਯਾਨ ਕੋ _ਭੇਦ। 
ਜੁ ਕਛੁ ਸਾਸਤੁ ਸਿੰਮ੍ਰਿਤ ਕਹਤ ਔਰ _ਉਚਾਰਤ _ਬੇਦ। ੩੯। 


ਚੱਘਣ?/ 
ਸੁਤ ਹਿਤ ਕੈ ਮਾਤਾ ਦੁਲਰਾਵੈ। ਕਾਲ ਮੂਡ _ਪਰ _ਦਾਂਤ _ਬਜਾਵੈ। 
ਵੁਹ ਨਿਤ ਲਖੇ ਪੂਤ _ਬਢਿ _ਜਾਵਤ। _ਲੈਨ ਨ ਮੂੜ _ਕਾਲ _ਨਿਜਕਾਵਤ। _੪0। 


ਦੰਹਰਾ” 
ਕੋ ਮਾਤਾ ਬਨਿਤਾ ਸੁਤਾ ਪਾਜ ਤਤ ਕੀ ਦੇਹ। 
ਦਿਵਸ ਚਾਰ ਕੋ _ਪੇਖਨੋ ਅੰਤ ਖੇਹ ਕੀ ਖੇਹ। ੪੧। 


ਚਰਿਤ੍ਰ ਪਾਖਿਆਨ ੨ 


(ਉਸ ਨੇ ਕਿਹਾ ਸੀ ਕਿ) ਮੇਰੀ ਗੱਲ ਰਾਜੇ ਨੂੰ ਕਹਿ ਦੇਣਾ 
ਬੈਠੇ ਰਹਿਣਾ ਹੈ। _ਇਨ੍ਹਾਂ ਰਾਣੀਆਂ ਨੂੰ ਦੁਖ ਨਹੀਂ ਦੇਣਾ ਅਤੇ 
ਭੋਂਗਣਾ ਹੈ।੩੧। 

ਫਿਰ ਮੈਨੂੰ ਇਕ ਗੌਲ ਇਹ ਵੀ ਕਹੀ ਕਿ ਜੇ ਰਾਜਾ ਤੁਹਾਡੇ ਕਹੇ ਅਨੁਸਾਰ ਨ ਕਰੇ; 
ਤਦ ਪਿਛੋਂ ਉਸ ਨੂੰ ਕਹਿਣਾ ਕਿ ਰਾਜਾ ਜੀ ਦਾ ਤਪ ਹਰ ਲਿਆ ਜਾਵੇਗਾ।੩੨। 

ਜੋ ਉਸ ਨੇ (ਹੋਰ ਕਿਹਾ) ਉਹ ਬਾਦ ਵਿਚ _ਕਹਾਂਗੀ ਅਤੇ ਤੁਹਾਡੇ ਸਾਰੇ ਭਰਮ ਨੂੰ 
ਖਤਮ _ਕਰ _ਦਿਆਂਗੀ। ਹੁਣ ਤੁਸੀਂ ਮੇਰੇ ਬਚਨ ਸੁਣ _ਲਵੋ ਜਿਸ _ਕਰ ਕੇ ਤੁਹਾਡਾ ਰਾਜ 
ਬਚਿਆ ਰਹਿ _ਸਕੇ।੩੩। 


ਦੰਹਰਾ 


ਕਿ 
ਰਾਜ 


ਤੁਸੀਂ ਪੁੱਤਰ, ਬਾਲਕ, ਨੌਜਵਾਨ ਇਸਤਰੀ ਅਤੇ _ਠਾਠ _ਬਾਠ _ਛਡ ਰਹੇ ਹੋ। ਸਭ 
ਤਰ੍ਹਾਂ _ਨਾਲ _ਇਹ ਸਾਰਾ _ਕਸੂਤਾ ਕੰਮ ਕਰਨ ਤੇ ਫਿਰ ਘਰ ਵਿਚ ਰਾਜ (ਭਲਾ) ਕਿਵੇਂ 
ਰਹੇਗਾ।੩੪। ਪੁੱਤਰ ਧਰਤੀ ਉਤੇ ਲੋਟ ਪੌਟ ਹੋ__ਰਿਹਾ ਹੈ ਅਤੇ ਇਸਤਰੀ ਵਿਰਲਾਪ ਕਰ 
ਰਹੀ ਹੈ, ਭਰਾ ਭਾਈ ਅਤੇ ਨੌਕਰ ਰੋ ਰਹੇ ਹਨ ਕਿ ਬੰਸ ਤੋਂ ਰਾਜ ਜਾ ਰਿਹਾ ਹੈ।੩੫। 


ਚੱਪਲਾਂ 


ਅਤੇ (ਉਹ ਸਾਡੇ ਨਾਲ) ਦੁਆਰ ਦੁਆਰ ਤੇ ਨ 
ਦੰਹਰ” 


(ਉਹ ਮਨ ਵਿਚ ਵਿਚਾਰ ਰਹੇ ਹਨ ਕਿ) ਸਾਡਾ ਗੁਰੂ ਰਾਜੇ ਨੂੰ ਜੋਗੀ ਭੇਸ ਵਿਚ ਪ੍ਰਵੇਸ਼ 
ਕਰਾ ਕੇ ਕਿਸੇ ਵੇਲੇ ਹੀ ਲਿਆ ਰਿਹਾ ਹੈ, (ਪਰ ਉਹ) ਮੂਰਖ ਇਹ ਨਹੀਂ ਜਾਣਦੇ ਕਿ ਉਸ 
ਨਾਲ _ਕੀ ਬੀਤੀ ਹੈ।੩੭। ਬਾਲਕ ਪੁੱਤਰ, ਨੌਜਵਾਨ ਇਸਤਰੀ ਅਤੇ _ਦਾਸੀਆਂ ਰੋ ਰਹੀਆਂ 
ਹਨ ਕਿ ਹੇ ਰਾਜਨ! ਸਾਨੂੰ ਕਿਉਂ ਛਡ ਰਹੇ ਹੋ। (ਕੀ ਉਨ੍ਹਾਂ ਉਤੇ) ਤੁਹਾਨੂੰ _ ਦਇਆ ਨਹੀਂ 
ਆਉਂਦੀ।੩੮। (ਰਾਜਾ ਕਹਿੰਦਾ ਹੈ-) ਹੇ ਰਾਣੀ! ਸੁਣ, (ਮੈਂ) ਤੈਨੂੰ _ਬੁਹਮ-ਗਿਆਨ ਦਾ ਭੇਦ 
ਦਸਦਾ ਹਾਂ ਜੋ ਕੁਝ ਸ਼ਾਸਤ੍ਰਾਂ, _ਸਮ੍ਿਤਿਆਂ ਅਤੇ ਵੇਦ ਦਸਦੇ _ਹਨ।੩੯। 


ਚੱਪਾਣ 
ਮਾਤਾ ਹਿਤ ਕਰ ਬੰਚੇ_ਨੂੰ ਖਿਡਾਂਦੀ ਹੈ, ਪਰ ਮੌਤ (“ਕਾਲ”) ਸਿਰ ਉਤੇ ਖੜੋਤੀ ਦੰਦ 


ਕੇ 
ਪੀਹ ਰਹੀ ਹੈ। ਮਾਤਾ ਨਿੱਤ ਸਮਝਦੀ ਹੈ ਕਿ (ਰਾ) ਪੁੱਤਰ ਵੱਡਾ ਹੋ ਰਿਹਾ ਹੈ, (ਪਰ ਉਹ) 
ਨਹੀਂ ਸਮਝਦੀ ਕਿ ਮੌਤ ਨੇੜੇ ਆ ਰਹੀ ਹੈ।੪0। 


ਦੰਹਰਾ” 
ਕੌਣ ਮਾਤਾ, ਪਤਨੀ ਅਤੇ ਪੁੱਤਰੀ ਹੈ? (ਅਸਲੋਂ ਇਨ੍ਹਾਂ ਦਾ) ਪੰਜ ਤੱਤਾਂ ਦਾ ਸ਼ਰੀਰ 
ਹੈ। ਚਾਰ ਦਿਨ ਦਾ ਤਮਾਸ਼ਾ ('ਪੇਖਨੋ”) ਹੈ, ਅੰਤ ਨੂੰ ਮਿੱਟੀ ਮਿੱਟੀ ਵਿਚ (ਰਲ ਜਾਂਦੀ ਹੈ)।੪੧। 


੨੭੮ 


ਪ੍ਰਾਨੀ ਜਨਮ _ਪੁਥਮ _ਜਬ __ਆਵੈ। _ਬਾਲਾਪਨ ਮੈ _ਜਨਮੁ _ਗਵਾਵੈ। 
ਤਰੁਨਾਪਨ _ਬਿਖਿਯਨ ਕੈ ਕੀਨੋ। ਕਬਹੁ ਨ ਬੁਹਮ ਤਤੁ ਕੋ ਚੀਨੋ। _੪੨। 


ਦੰਹਰਾ 
ਬਿਰਧ ਭਏ ਤਨੁ _ਕਾਪਈ ਨਾਮੁ ਨ ਜਪਿਯੋ ਜਾਇ। 
ਬਿਨਾ ਭਜਨ ਭਗਵਾਨ ਕੇ ਪਾਪ _ਗ੍ਰਿਹਿਤ ਤਨ _ਆਇ। _੪੩। 
ਮਿਰਤੁ ਲੋਕ ਮੈ ਆਇ ਕੈ ਬਾਲ ਬ੍ਰਿਧ ਕੋਊ ਹੋਇ। 
ਊਚ _ਨੀਚ ਰਾਜਾ ਪੂਜਾ ਜਿਯਤ ਨ ਰਹਸੀ ਕੋਇ। ੪੪। 


ਰਾਨੀ ਐਸੇ ਬਚਨ ਸੁਨਿ _ਭੂਮਿ ਪਰੀ ਮੁਰਛਾਇ। 

ਪੋਸਤਿਯਾ ਕੀ ਨੀਦ ਜ੍ਯੋ ਸੋਇ ਨ ਸੋਯੋ ਜਾਇ। ੪੫। 

ਜੋ ਉਪਜਿਯੋ ਸੋ _ਬਿਨਸਿ ਹੈ ਜਗ ਰਹਿਬੋ ਦਿਨ ਚਾਰਿ। 

ਸੁਤ _ਬਨਿਤਾ ਦਾਸੀ ਕਹਾ ਦੇਖਹੁ ਤਤੁ _ਬੀਚਾਰਿ। ੪੬। 
ਛਾ 

ਪਤਿ ਪੂਤਨ ਤੇ ਰਹੈ ਬਿਜੈ ਪੂਤਨ ਤੇ ਪੈਯੈ। 


ਨ ਕੋ ਹਮਾਰੋ ਪੂਤ ਨ ਕੋ ਹਮਰੀ ਕੋਈ ਨਾਰੀ। 

ਹਮਾਰੋਂ ਪਿਤਾ ਨ ਕੋ ਹਮਰੀ ਮਹਤਾਰੀ। 

ਕੋ ਹਮਰੀ ਭੈਨ ਨ ਕੋ ਹਮਰੋ ਕੋਈ ਭਾਈ। 

ਨ ਕੋ ਹਮਾਰੋ ਦੇਸ ਨ ਹੋ ਕਾਹੂ ਕੌ ਰਾਈ। 

ਬਿਿਥਾ ਜਗਤ ਮੈ ਆਇ ਜੋਗ ਬਿਨੁ ਜਨਮੁ _ਗਵਾਯੋ। 
ਤਜ੍ਯੋ ਰਾਜ ਅਰੁ ਪਾਟ ਯਹੈ _ਜਿਯਰੇ ਮੁਹਿ ਭਾਯੋ। ੪੮। 
ਜਨਨਿ _ਜਠਰ ਮਹਿ ਆਇ ਪੁਰਖ _ਬਹੁਤੋ ਦੁਖੁ _ਪਾਵਹਿ। 
ਮੂੜ ਧਾਮ ਕੌ ਪਾਇ ਕਹਤ _ਹਮ ਭੋਗ _ਕਮਾਵਹਿ। 
ਥੂਕ ਤ੍ਰਿਯਾ ਕੌ _ਚਾਟਿ ਕਹਤ _ਅਧਰਾਮਿਿਤ ਪਾਯੋ। 
ਬ੍ਰਿਥਾ ਜਗਤ _ਮੈ ਜਨਮੁ _ਬਿਨਾ ਜਗਦੀਸ _ਗਵਾਯੋ। _੪੯। 


ਰਾਨ ਲਾਲ 
ਰਿਖਿ ਯਾਹੀ ਤੇ ਭਏ ਨ੍ਰਿਪਤਿ _ਯਾਹੀ ਉਪਜਾਏ। 
ਬ੍ਯਾਸਾਦਿਕ ਸਭ ਚਤੁਰ _ਇਹੀ ਮਾਰਗ ਹੈ _ਆਏ। 
ਪਰਸੇ _ਯਾ_ਕੇ ਬਿਨਾ ਕਹੋ ਜਗ ਮੈ ਕੋ ਆਯੋ 
ਪੁਥਮ _ਐਤ ਭਵ ਪਾਇ ਬਹੁਰਿ ਪਰਮੇਸੂਰ ਪਾਯੋ। _੫0। 


ਚਰਿਤ੍ਰ ਪਾਖਿਆਨ ੨੭੯ 


ਚੱਪਾਣ 

ਜਦੋਂ ਪ੍ਰਾਣੀ ਪਹਿਲਾਂ ਜਨਮ _ਧਾਰਦਾ ਹੈ, ਤਾਂ (ਉਹ) ਬਚਪਨ ਵਿਚ _ਹੀ ਜੀਵਨ ਗੰਵਾ 
ਦਿੰਦਾ ਹੈ। ਜਵਾਨੀ ਵਿਚ ਵਿਸ਼ੇ ਵਿਕਾਰਾਂ ਨੂੰ ਕਰਦਾ ਰਹਿੰਦਾ ਹੈ ਅਤੇ ਕਦੇ ਵੀ ਬ੍ਹਮ-ਤੌਤ 
ਨੂੰ ਪਛਾਣਦਾ ਨਹੀਂ _ਹੈ।੪੨। 


ਦੰਹਰਾ 

ਬਿਰਧ ਹੋਣ ਤੇ ਸ਼ਰੀਰ ਕੰਬਣ ਲਗ ਜਾਂਦਾ ਹੈ ਅਤੇ ਨਾਮ ਜਪਿਆ ਨਹੀਂ ਜਾ _ਸਕਦਾ। 
ਭਗਵਾਨ ਦੇ ਭਜਨ ਤੋ ਬਿਨਾ ਪਾਪ ਸ਼ਰੀਰ ਨੂੰ ਗੂਸ ਲੈਂਦੇ ਹਨ।੪੩। ਮਿਰਤ ਲੋਕ ਵਿਚ ਆ 
ਕੇ ਬਾਲਕ _ਬਿਰਧ, _ਜਾਂ ਰਾਜਾ ਪੂਜਾ ਜਾਂ ਉੱਚਾ ਨੀਵਾਂ ਕੋਈ ਹੋਵੇ, ਕੋਈ ਜੀਉਂਦਾ ਨਹੀਂ 
ਰਹਿੰਦਾ।੪੪। 

ਰਾਣੀ ਅਜਿਹੇ ਬੋਲ ਸੁਣ ਕੇ ਧਰਤੀ ਉਤੇ ਬੇਸੁਧ ਹੋ ਕੇ ਡਿਗ ਪਈ। ਪੋਸਤੀ ਨੀਂਦਰ 
ਵਾਂਗ ਸੌਂਦੀ ਹੈ, _ਪਰ _ਸੁਤਾ ਨਹੀਂ ਜਾ _ਸਕਦਾ।੪੫। ਪੁੱਤਰ, ਇਸਤਰੀ ਅਤੇ ਦਾਸੀ ਜੋ ਵੀ 
ਪੈਦਾ ਹੋਇਆ ਹੈ, ਉਸ ਨੇ ਨਸ਼ਟ ਹੋਣਾ ਹੈ। ਜਗਤ ਵਿਚ ਚਾਰ ਦਿਨ ਦਾ ਰਹਿਣਾ ਹੈ, ਇਸ 
ਤੱਤ ਨੂੰ ਵਿਚਾਰ ਪੂਰਵਕ _ਵੇਖ _ਲਵੋ।੪੬। 


(ਰਾਣੀ ਕਹਿੰਦੀ ਹੈ--) (ਜਗਤ ਵਿਚ) ਪੁੱਤਰਾਂ ਕਰ ਕੇ ਪਤ ਰਹਿੰਦੀ ਹੈ, ਪੁੱਤਰਾਂ 
ਦੁਆਰਾ (ਵੈਰੀ ਉਤੇ) ਜਿਤ ਪ੍ਰਾਪਤ ਹੁੰਦੀ ਹੈ। _ਕੁਪੁੱਤਰਾਂ ਕਰ _ਕੇ ਧਨ ਚਲਾ ਜਾਂਦਾ ਹੈ, 
ਸੁਪੁੱਤਰ ਖੋਏ ਹੋਏ ਰਾਜ ਨੂੰ ਪਰਤਾ ਲੈਂਦੇ ਹਨ। ਪੁੱਤਰ ਹੀ (ਮਰਨ ਉਪਰੰਤ) ਪਿੰਡ ਦਿੰਦੇ ਹਨ 
ਅਤੇ ਪੁੱਤਰਾਂ ਨਾਲ ਹੀ ਪ੍ਰੀਤ ਪੈਦਾ ਹੁੰਦੀ ਹੈ। _ਬਹੁਤ ਦਿਨਾਂ ਦਾ (ਪੁਰਾਣਾ) ਵੈਰ ਪੁੱਤਰ ਹੀ 
ਚੁਕਾਉਂਦੇ ਹਨ। ਜੋ ਰਾਜਾ ਪੁੱਤਰਾਂ ਨੂੰ ਛਡ ਕੇ ਤਪਸਿਆ ਕਰਨ ਲਈ ਜਾਂਦਾ ਹੈ, ਉਹ ਨਰਕਾਂ 
ਵਿਚ ਪੈਂਦਾ ਹੈ ਅਤੇ ਸ਼ਰੀਰ ਵਿਚ _ਬਹੁਤ ਦੁਖ ਪ੍ਰਾਪਤ ਕਰਦਾ ਹੈ।੪੭। 

(ਰਾਜਾ ਉੱਤਰ ਦਿੰਦਾ ਹੈ--) ਨ ਸਾਡਾ ਕੋਈ ਪੁੱਤਰ ਹੈ ਅਤੇ ਨ ਹੀ ਕੋਈ ਇਸਤਰੀ 
ਹੈ। ਨ ਹੀ ਸਾਡਾ ਕੋਈ ਪਿਤਾ ਹੈ ਅਤੇ ਨ ਹੀ ਕੋਈ ਮਾਤਾ ਹੈ। ਨ ਕੋਈ ਸਾਡਾ ਭਰਾ ਹੈ ਅਤੇ 
ਨ ਹੀ ਕੋਈ ਭੈਣ ਹੈ। ਨ ਹੀ ਸਾਡਾ ਕੋਈ ਦੇਸ਼ ਹੈ ਅਤੇ ਨ ਹੀ ਮੈਂ ਕਿਸੇ ਦਾ ਰਾਜਾ ਹਾਂ। ਜੋਗ 
ਤੋਂ ਬਿਨਾ ਮੈਂ ਵਿਅਰਥ ਵਿਚ ਜਗਤ ਵਿਚ ਆ ਕੇ ਜਨਮ ਗੰਵਾਇਆ ਹੈ। ਰਾਜ ਅਤੇ ਸ਼ਾਹੀ 
ਠਾਠ ਬਾਠ ਨੂੰ ਛਡਣਾ ਹੀ ਮੇਰੇ ਮਨ ਨੂੰ ਭਾਉਂਦਾ ਹੈ।੪੮। 

ਮਾਤਾ ਦੇ ਗਰਭ ਵਿਚ ਆ ਕੇ ਪੁਰਸ਼ ਬਹੁਤ ਦੁਖ ਪਾਂਦਾ ਹੈ। ਇਸਤਰੀ ਦੀ ਯੋਨੀ ਨੂੰ 
ਪ੍ਰਾਪਤ ਕਰ ਕੇ ਕਹਿੰਦਾ ਹੈ ਕਿ ਮੈਂ ਭੋਗ (ਦਾ ਸੁਖ) ਪ੍ਰਾਪਤ ਕਰ ਰਿਹਾ _ਹਾਂ। ਇਸਤਰੀ ਦੀ 
ਥੂਕ ਚਟ ਕੇ ਕਹਿੰਦਾ ਹੈ ਕਿ (ਸੈਂ) ਹੋਠਾਂ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ। ਜਗਦੀਸ਼ (ਦੇ 
ਭਜਨ ਤੋਂ) ਬਿਨਾ ਵਿਅਰਥ _ਵਿਚ ਜਗਤ ਅੰਦਰ ਜਨਮ _ਗੰਵਾਇਆ ਹੈ।੪੯। 


ਰਾਣਾ ਨੰ _/ਕਨਹਾ-- 

ਇਸੇ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਏ _ਹਨ। _ਬਿਆਸ ਆਦਿ ਸੂਝਵਾਨ ਇਸੇ ਮਾਰਗ 
ਤੋਂ ਆਏ ਹਨ। ਇਸ ਨੂੰ ਛੋਹੇ ਬਿਨਾ ਦਸੋ, ਜਗਤ ਵਿਚ ਕੌਣ ਆਇਆ ਹੈ। ਪਹਿਲਾਂ ਇਸ 
ਰਸਤੇ ਤੋਂ ਜਨਮ ਪ੍ਰਾਪਤ ਕਰ _ਕੇ ਫਿਰ ਪਰਮੇਸ਼ਰ ਨੂੰ _ਪਾਈਦਾ _ਹੈ।੫0। 


੨੮0 


ਦੁਤਿਯ ਬਚਨ ਜੋਗੀ ਜੋ _ਕਹਿਯੋ। ਸੋ ਮੈ ਹ੍ਿਦੈ ਬੀਚ ਦ੍ਰਿੜ ਗਹਿਯੋ। 


ਦੰਹਰਾ 
ਅਤਿ ਚਾਤੁਰਿ ਰਾਨੀ ਸੁਮਤਿ _ਬਾਤੈ ਕਹੀ _ਅਨੇਕ। 
ਰੋਗੀ ਕੇ ਪਥ ਜ੍ਯੋ _ਨ੍ਰਿਪਤਿ ਮਾਨਤ ਭਯੋ ਨ _ਏਕ। _੫੧। 
ਰਾਜ਼ਾ ਛਾਲ 
ਡੱਟ 
ਪੁਨਿ ਰਾਜੈ ਯੌ ਕਹੀ ਬਚਨ ਸੁਨ ਮੇਰੋ _ਰਾਨੀ। 
ਬ੍ਰਹਮ ਗ੍ਯਾਨ ਕੀ ਬਾਤ _ਕਛੂ ਤੈ ਨੈਕੁ ਨ ਜਾਨੀ। 
ਕਹਾ ਬਾਪੁਰੀ ਤ੍ਰਿਯਾ ਨੇਹ ਜਾ ਸੌ ਅਤਿ ਕਰਿ ਹੈ। 
ਮਹਾ ਸੂਤਰ ਕੋ ਧਾਮ ਬਿਹਸਿ ਆਗੇ ਤਿਹ ਧਰਿ ਹੈ। ੫੨। 


ਜੋ ਜੋਗੀ ਤੁਮ ਸੋ ਕਹਿਯੋ ਸੋ ਮੁਹਿ ਕਹੋ ਸੁਧਾਰਿ। ੫੩। 


ਚੱਪਲਾਂ 


ਜੋ ਤੁਮ ਕਹੋ ਸੁ ਬਚਨ _ਬਖਾਨੋ। ਤੁਮ ਜੋ ਸਾਚੁ ਜਾਨਿ _ਜਿਯ ਮਾਨੋ। _੫੪। 


ਮੰਦਰ _ਏਕ _ਉਜਾਰ _ਉਸਰਿਯਹੁ। _ਬੈਠੇ ਤਹਾ _ਤਪਸ੍ਯਾ _ਕਰਿਯਹੁ। 


ਹੋ ਤਹ ਔਰ ਮੂਰਤਿ ਧਰ _ਐਹੋ। ਬ੍ੂਹਮ ਗ੍ਯਾਨ ਨ੍ਰਿਪ ਕੋ_ਸਮੁਝੈਹੋ। 


੨ 


ਦੰਹਰ” 
ਬਾਨੀ ਤਹਾ ਅਕਾਸ ਕੀ ਹ੍ਹੈ ਹੈ ਤੁਮੈ ਬਨਾਇ। 
ਤਬ ਤੁਮ ਸਤਿ ਪਛਾਨਿਯੋ ਜੋਗੀ _ਪਹੁਚ੍ਯੋ _ਆਇ। _੫੬। 


ਚੱਪਲਾਂ 


ਹਰਾ 
ਏਕ ਪੁਰਖ _ਚਾਕਰ ਹੁਤੋਂ ਨਾਮ ਸਿੰਘ ਆਨੂਪ। 
ਵਹਿ ਜੁਗਿਯਾ ਕੀ ਬੈਸ ਥੋ ਤਾ ਕੀ ਸਕਲ ਸਰੂਪ। ੫੯। 


ਚੱਪਲਾਂ 


ਕਹਿਯੋ ਨ੍ਰਿਪਹਿ _ਸਮੁਝੈਯਹੁ। ਤੁਮ ਜੋਗੀ ਆਪਹਿ _ਠਹਿਰੈਯਹੁ। 
ਨ੍ਰਿਪਹਿ ਮੋਰਿ ਘਰ ਲ੍ਯਾਵਹੁ। ਜੋ ਕਛੁ ਮੁਖ _ਮਾਗਹੁ ਸੋ _ਪਾਵਹੁ। ੬0। 


ਬਾਨੀ ਨਭਹੀ ਕੀ _ਲਖਿ ਜਾਵੈ। 


ਪ੫। 


ਰਾਨੀ ਬਨ ਮੈ ਸਦਨ _ਸਵਾਰਿਯੋ। _ਛਾਤ ਬੀਚ _ਰੌਜਨ ਇਕ _ਧਾਰਿਯੋ। 
ਜਾ ਕੇ ਬਿਖੇ ਮਨੁਖ ਛਪਿ ਰਹੈ। ਜੋ ਚਾਹੈ ਚਿਤ ਮੈ ਸੋ ਕਹੈ। ੫੭। 


ਬੈਠੇ ਤਰੇ ਨਜਰਿ ਨਹਿ _ਆਵੈ। 
ਰਾਨੀ ਤਹਾ ਪੁਰਖ _ਬੈਠਾਯੋ। _ਅਮਿਤ _ਦਰਬੁ _ਦੈ ਤਾਹਿ _ਸਿਖਾਯੋ। ੫੮। 


ਚਰਿਤ੍ਰ ਪਾਖਿਆਨ ੨੮੧ 


ਦੰਹਰਾ 

ਅਤਿ ਸੂਝਵਾਨ ਅਤੇ ਬੁੱਧੀਮਾਨ ਰਾਣੀ ਨੇ ਅਨੇਕ ਗੱਲਾਂ _ਕਹੀਆਂ। ਪਰ ਰੋਗ _ਦੇ _ਪਥ 
(ਪਰਹੇਜ਼) ਵਾਂਗ, ਰਾਜੇ ਨੇ ਇਕ (ਗੱਲ) _ਵੀ ਨਹੀਂ _ਮੰਨੀ।੫੧। 
ਰੇ ਨੰ _/ਕਹ 
ਛਾ 

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ-- ਹੇ ਰਾਣੀ! ਮੇਰੇ ਬਚਨ _ਸੁਣ। ਤੂੰ ਬੂੁਹਮ ਗਿਆਨ 
ਦੀ ਗੱਲ ਜ਼ਰਾ ਜਿੰਨੀ ਵੀ ਨਹੀਂ _ਸਮਝੀ। ਇਹ ਇਸਤਰੀ ਵਿਚਾਰੀ ਕੀ ਹੈ ਜਿਸ ਨਾਲ 
ਬਹੁਤ ਪ੍ਰੇਮ _ਕੀਤਾ _ਜਾਏ। _ਇਹ ਪ੍ਰਸੰਨ ਹੋ ਕੇ ਮਹਾ ਮੂਤਰ ਦਾ ਧਾਮ _(ਯੋਨੀ) ਅਗੇ _ਧਰ 
ਦਿੰਦੀ ਹੈ।੫੨। 
ਦੰਹਰਾ 

ਰਾਜੇ ਨੇ ਫਿਰ ਕਿਹਾ-- ਹੇ ਰਾਜ ਕੁਮਾਰੀ! ਸੁਣ। ਜੋਗੀ ਨੇ ਜੋ ਤੈਨੂੰ ਕਿਹਾ ਸੀ, ਉਹ 
ਮੈਨੂੰ ਚੰਗੀ ਤਰ੍ਹਾਂ _ਦਸ।੫੩। 
ਦੱਖਣ? 

ਜੋਗੀ ਨੇ ਜੋ ਦੂਜੀ ਗੌਲ ਕਹੀ ਸੀ, ਉਹ ਮੈਂ ਹਿਰਦੇ ਵਿਚ ਦ੍ਰਿੜ੍ਹ ਕਰ ਲਈ ਹੈ। ਜੇ 
ਤੁਸੀਂ ਕਹੋ (ਤਾਂ) ਉਹ _ਗੌਲ ਕਹਿੰਦੀ ਹਾਂ। ਜੋ ਤੁਸੀਂ ਮਨ ਵਿਚ ਸਚ _ਕਰ ਕੇ _ਮੰਨਣਾ।੫੪। 

ਉਜਾੜ _ਵਿਚ ਇਕ ਮੰਦਿਰ (ਭਵਨ) _ਬਣਵਾਓ ਅਤੇ ਉਸ ਵਿਚ ਬੈਠ ਕੇ ਤਪਸਿਆ 
ਕਰੋਂ। ਉਥੇ (ਮੈਂ) ਹੋਰ ਰੂਪ ਧਾਰਨ ਕਰ _ਕੇ ਆਵਾਂਗਾ ਅਤੇ ਰਾਜੇ ਨੂੰ ਬ੍ਰਹਮ ਗਿਆਨ 
ਸਮਝਾਵਾਂਗਾ।੫੫। 
ਦੰਹਾਰਾ 

ਉਥੇ ਤੁਹਾਨੂੰ _ਸੈਬੋਧਿਤ ਆਕਾਸ਼ _ਬਾਣੀ _ਹੋਵੇਗੀ। _ਤਦ ਤੁਸੀਂ ਸਚ _ਸਮਝਣਾ ਕਿ ਜੋਗੀ 
ਆ ਪਹੁੰਚਿਆ ਹੈ।੫੬। 
ਦੱਖਣ? 

ਰਾਣੀ ਨੇ ਬਨ ਵਿਚ ਇਕ _ਭਵਨ _ਬਣਵਾਇਆ। ਉਸ ਦੀ ਛਤ ਵਿਚ ਇਕ _ਝਰੋਖਾ 
ਰਖਿਆ। ਜਿਸ ਵਿਚ ਮਨੁੱਖ ਛੁਪ _ਸਕੇ ਅਤੇ ਜੋ ਚਿਤ ਵਿਚ ਚਾਹੇ, _ਕਹਿ _ਸਕੇ।੫੭। 

(ਉਹ) ਬੈਠਾ ਹੋਇਆ ਹੇਠਾਂ ਨਜ਼ਰ ਨ ਆ ਸਕੇ ਅਤੇ (ਉਸ ਦੇ) ਬੋਲ ਆਕਾਸ਼ ਬਾਣੀ 
ਵਾਂਗ _ਲਗਣ। _ਰਾਣੀ ਨੇ ਉਥੇ ਇਕ ਬੰਦੇ ਨੂੰ ਬਿਠਾਇਆ। ਉਸ ਨੂੰ ਬੇਹਿਸਾਬ ਧਨ ਦੇ ਕੇ 
(ਚੰਗੀ ਤਰ੍ਹਾਂ _ਨਾਲ) ਸਿਖਾ _ਦਿੱਤਾ।੫੮। 
ਦੰਹਾਰਾ 

(ਉਸ ਰਾਣੀ ਦਾ) ਅਨੂਪ ਸਿੰਘ ਨਾਂ ਦਾ ਇਕ ਨੌਕਰ _ਸੀ। _ਉਸ ਦੀ ਉਮਰ ਅਤੇ 
ਸ਼ਕਲ _ਸੂਰਤ ਉਸ ਜੋਗੀ ਵਰਗੀ _ਸੀ।੫੯। 
ਦੱਖਣ? 

ਉਸ ਨੂੰ ਕਿਹਾ (ਕਿ ਕਿਸੇ ਤਰ੍ਹਾਂ) ਤ? ਰਾਜੇ ਨੂੰ ਸਮਝਾਕੇ ਅਤੇ ਆਪਣੇ ਆਪ ਨੂੰ ਜੋਗੀ 
ਦਸਕੇ। ਜਿਵੇਂ ਕਿਵੇਂ ਰਾਜੇ ਨੂੰ ਘਰ ਵਲ ਮੋੜ ਲਿਆਉਣਾ ਹੈ। ਜੋ ਕੁਝ ਵੀ ਮੁਖੋਂ `ਮੰਗੋਗੇ, 
ਉਹੀ ਪ੍ਰਾਪਤ ਕਰੋਂਗੇ।੬0। 


੨੮੨ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਜਬ ਤਾ ਸੋ ਐਸੋ ਬਚਨ ਰਾਨੀ ਕਹਿਯੋ _ਬੁਲਾਇ। 
ਚਤੁਰ ਪੁਰਖੁ ਆਗੇ _ਹੁਤੋ ਸਕਲ ਭੇਦ ਗਯੋ _ਪਾਇ। _੬੧। 
ਚੱਪਣਾ 
ਤਬ _ਰਾਨੀ ਰਾਜਾ ਪਹਿ _ਆਈ। ਲੀਨੇ ਦ੍ਰੈ ਕਥਾ _ਕਰਵਾਈ। 
ਇਕ ਤੁਮ ਧਰੋ ਏਕ ਹੋ ਧਰਿ ਹੋ। ਤੁਮਰੇ ਸੰਗ ਤਪਸ੍ਯਾ ਕਰਿਹੋ। ੬੨। 


ਦੰਹਰਾ” 
ਐਸੇ _ਕਹਿਯੋ ਤਬ _ਰਾਜੈ _ਮੁਸਕਾਇ। 
ਬਾਤੈ ਕਰੀ ਸੋ ਤੁਹਿ ਕਹੋ ਸੁਨਾਇ। ੬੩। 


ਹੁ ਤੂ ਸੰਗ ਕਹਿਯੋ ਨਿਬਹੈ ਹੈ। 
ਸੀਤ ਤੁਸਾਰ ਪਰੈ ਤਨ ਪੈ ਸੁ ਇਤੋਂ ਤਬ ਤੌ ਹਨਹੂੰ ਨ ਗਹੈ ਹੈ। 
ਸਾਲ _ਤਮਾਲ _ਬਡੇ ਜਹ _ਬ੍ਯਾਲ ਨਿਹਾਲ _ਤਿਨੈ _ਬਹੁਧਾ _ਬਿਲਲੈ ਹੈ। 
ਤੂ ਸੁਕਮਾਰਿ ਕਰੀ ਕਰਤਾਰ ਸੁ _ਹਾਰਿ ਪਰੇ _ਤੁਹਿ ਕੌਨ ਉਠੈ ਹੈ। ੬੪। 


ਰਾਨਾੰ ਭਾਜ 


ਸੀਤ ਸਮੀਰ ਸਹੋ ਤਨ ਪੈ ਸੁਨੁ ਨਾਥ ਤੁਮੈ ਅਬ ਛਾਡਿ ਨ ਜੈਹੋ। 
ਸਾਲ _ਤਮਾਲ ਬਡੇ ਜਹ ਬ੍ਯਾਲ ਨਿਹਾਲ ਤਿਨੈ ਕਛੁ ਨ ਡਰ ਪੈਹੋ। 
ਰਾਜ ਤਜੋ ਸਜ ਸਾਜ ਤਪੇ ਧਨ ਲਾਜ ਧਰੇ ਪ੍ਰਭ ਸੰਗ ਸਿਧੈ ਹੋ। 
ਬਾਤ ਇਹੈ ਦੁਖ ਗਾਤ ਸਹੋਂ ਬਨ _ਨਾਯਕ ਕੇ ਸੰਗ ਪਾਤ ਚਬੈਹੋ। ੬੫। 


ਰਾਜਾ ਲਾਲ 
ਦੰਹਰਾ 

ਰਾਜ ਭਲੀ ਬਿਧ _ਰਾਖਿਯਹੁ _ਨਾਥ _ਸੰਭਰਿਯਹੁ _ਨਿਤ। 

ਸੁਤ ਸੇਵਾ ਨਿਤ _ਕੀਜਿਯਹੁ _ਬਚਨ _ਧਾਰਿਯਹੁ _ਚਿਤ। ੬੬। 


ਮਾਵੰਯਾ 
ਰਾਜ ਤਜੋ ਸਜਿ ਸਾਜ ਤਪੋ ਧਨ ਕਾਜ ਨ _ਬਾਸਵ ਕੀ ਠਕੁਰਾਈ। 
ਅਸੂ ਪਦਾਤੁ _ਬਨੈ ਬਨ _ਬਾਰੁਣ ਚਾਹਤ ਹੌ ਨ ਕਛੂ ਪ੍ਰਭਤਾਈ। 
ਬਾਲਕ _ਬਾਰ _ਤਜੇ ਬਰ ਨਾਰਿ ਤਜੋ ਅਸੁਰਾਰਿ ਯਹੈ ਠਹਰਾਈ। 
ਜਾਇ ਬਸੋ ਬਨ ਮੈ ਸੁਖੁ ਸੋ ਸੁਨੁ ਸੁੰਦਰਿ ਆਜੁ ਇਹੈ ਮਨ ਭਾਈ। ੬੭। 


ਚਰਿਤ੍ਰ ਪਾਖਿਆਨ ੨੮੩ 


ਦੰਹਰਾ 

ਜਦ ਰਾਣੀ ਨੇ ਬੁਲਾ ਕੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ, ਤਾਂ ਉਹ ਬੰਦਾ ਅਗੇ ਹੀ 
ਸਿਆਣਾ ਸੀ, ਸਾਰਾ ਭੇਦ ਸਮਝ _ਗਿਆ।੬੧। 
ਜੱਪਣਾ 

ਤਦ ਰਾਣੀ ਰਾਜੇ ਕੋਲ ਆਈ ਅਤੇ 
ਕਿਹਾ ਕਿ) ਇਕ ਤੁਸੀਂ ਧਾਰਨ ਕਰੋ ਅਤੇ 
ਤਪਸਿਆ ਕਰਾਂਗੀ।੬੨। 


ਦੋ ਕੰਥਾਂ ਬਣਵਾ ਲਿਆਈ। (ਰਾਜੇ ਨੂੰ ਆ ਕੇ 
ਇਕ ਮੈਂ ਧਾਰਨ ਕਰਾਂਗੀ। (ਮੈਂ ਵੀ) ਤੁਹਾਡੇ ਨਾਲ 


ਦੰਹਰਾ 

ਜਦ ਰਾਣੀ ਨੇ ਇਸ ਤਰ੍ਹਾਂ ਕਹਾ ਤਾਂ ਰਾਜਾ _ਮੁਸਕਰਾਇਆ (ਅਤੇ _ਕਹਿਣ ਲਗਾ ਕਿ) 
ਉਸ ਨਾਲ ਜੋ (ਤੇਰੀਆਂ) ਗੱਲਾਂ ਹੋਈਆਂ _ਸਨ, _ਉਹ ਤੂੰ (ਮੈਨੂੰ? ਕਹਿ ਕੇ ਸੁਣਾ।੬੩। 
ਮਾਵੀਯਾ 

(ਰਾਜੇ ਨੇ ਹੋਰ ਕਿਹਾ--) ਹੇ ਸੁੰਦਰੀ! ਬਨ ਵਿਚ ਵਸਣਾ ਦੁਖਦਾਈ ਹੈ, ਦਸ ਤੂੰ ਕਿਸ 
ਤਰ੍ਹਾਂ ਸਾਥ ਦੇ ਸਕੇਂਗੀ। ਠੰਢ ਅਤੇ ਕੋਹਰਾ ਸ਼ਰੀਰ ਉਤੇ ਪਏਗਾ, ਇਸ ਕਰ ਕੇ (ਉਥੇ ਰਹਿਣ 
ਦਾ) ਹਠ ਨ ਧਾਰਨ _ਕਰ। (ਉਥੇ) ਸਾਲ ਅਤੇ _ਤਮਾਲ (ਬ੍ਰਿਛਾਂ) ਵਰਗੇ ਸੱਪ ਹਨ, ਉਨ੍ਹਾਂ `ਨੂੰ 
ਵੇਖ ਕੇ ਬਹੁਤ ਵਿਰਲਾਪ _ਕਰੇਂਗੀ। ਤੈਨੂੰ ਪਰਮਾਤਮਾ ਨੇ _ਬਹੁਤ ਕੋਮਲ ਬਣਾਇਆ ਹੈ (ਜੇ 
ਤੂੰ) ਡਿਗ ਪਈ ਤਾਂ ਤੈਨੂੰ ਕੌਣ _ਉਠਾਏਗਾ।੬੪। 
ਰਾਣਾ ਨੰ /ਕਹਾ-- 

ਹੇ ਨਾਥ! (ਮੈਂ) ਸ਼ਰੀਰ ਉਤੇ ਠੰਡੀ ਹਵਾ ਸਹਿਨ ਕਰਾਂਗੀ, ਪਰ ਹੁਣ ਤੁਹਾਨੂੰ ਛਡ ਕੇ 
ਨਹੀਂ _ਜਾਵਾਂਗੀ। _ਸਾਲ _ਅਤੇ _ਤਮਾਲ (ਬ੍ਰਿਛਾਂ) ਵਰਗੇ ਸੱਪਾਂ ਨੂੰ ਵੇਖ ਕੇ ਬਿਲਕੁਲ ਨਹੀਂ 
ਡਰਾਂਗੀ। ਰਾਜ ਦੀ ਸਾਜ ਸਜਾਵਟ ਨੂੰ ਛਡ ਕੇ ਤਪਸਿਆ ਦੇ ਧਨ ਦੀ ਮਰਯਾਦਾ ਨੂੰ ਧਾਰਨ 
ਕਰਾਂਗੀ ਅਤੇ ਆਪਣੇ ਸੁਆਮੀ ਦੇ ਨਾਲ ਜਾਵਾਂਗੀ। (ਮੁਕਦੀ) ਗੱਲ ਇਹ ਹੈ (ਕਿ ਮੈਂ) 
ਸ਼ਰੀਰ ਉਤੇ ਦੁਖ _ਸਹਿਨ ਕਰਾਂਗੀ ਅਤੇ ਬਨ _ਵਿਚ (ਆਪਣੇ) ਪਤੀ ਦੀ ਸੰਗਤ ਵਿਚ ਪੌਤੇ 
ਚਬਾ ਕੇ (ਜੀਵਨ ਦਾ ਨਿਰਵਾਹ _ਕਰਾਂਗੀ)।੬੫। 


(ਤੂੰ ਪਿਛੇ ਰਹਿ ਕੇ) ਚੰਗੀ ਤਰ੍ਹਾਂ ਰਾਜ _ਦੀ ਰਾਖੀ ਕਰੀਂ ਅਤੇ (ਆਪਣੇ) _ਪਤੀ ਨੂੰ 
ਨਿੱਤ ਯਾਦ ਕਰਦੀ _ਰਹੀਂ। (ਮੇਰੇ) ਬਚਨ ਚਿਤ ਵਿਚ ਧਾਰਨ ਕਰ ਕੇ ਸਦਾ ਪੁੱਤਰ ਦੀ 
ਸੇਵਾ ਕਰੀਂ।੬੬। 


ਧਨ ਪ੍ਰਾਪਤ ਕਰਨ ਲਈ ਇੰਦਰ ਦਾ ਰਾਜ ਵੀ 

ਅਤੇ ਹਾਥੀ ਆਦਿ ਦੀ (ਜੋ ਸ਼ਾਹੀ) ਸਾਜ ਸਜਾਵਟ 
,; (ਇਸ ਪੁਕਾਰ ਦੀ) ਕੋਈ ਪ੍ਰ੍ਭੁਤਾ ਨਹੀਂ _ਚਾਹੀਦੀ। (ਮੈਂ) ਬਾਲ, _ਬਾਲਿਕਾ ਅਤੇ 

ਨਾਰੀ _ਛਡਦਾ ਹਾਂ ਅਤੇ ਦੇਵਤਿਆਂ ਨੂੰ ਵੀ _ਛਡਦਾ ਹਾਂ, ਇਹੀ (ਮੇਰੇ ਮਨ _ਵਿਚ) 

ਸੁੰਦਰੀ! ਮੈਂ ਬਨ ਵਿਚ ਜਾ ਕੇ ਸੁਖ ਪੂਰਵਕ ਵਸਾਂਗਾ। ਅਜ ਮੇਰੇ 
ਹੈ 


੨੮੪ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਜੋ ਇਸਤ੍ਰੀ ਪਤਿ ਛਾਡਿ ਕੈ ਬਸਤ ਧਾਮ ਕੇ ਮਾਹਿ। 
ਤਿਨ ਕੋ ਆਗੇ ਸੂਰਗ ਕੇ ਭੀਤਰਿ ਪੈਠਬ ਨਾਹਿ। ੬੮। 


ਜੌਨ 
ਨਾ 
ਕੌਨ ਕਾਜ _ਰਾਜਹੂੰ _ਕੋ_ਸਾਜ ਮਹਾਰਾਜ ਬਿਨ 
ਨਾਥ 


ਨਵੀਸਾ 
ਦੇਸ ਤਜੋ ਕਰਿ ਭੇਸ ਤਪੇ ਧਨ ਕੇਸ ਮਰੋਰਿ ਜਟਾਨਿ ਸਵਾਰੋ। 
ਲੇਸ ਕਰੌ ਨ ਕਛੂ ਧਨ ਕੌ ਪ੍ਰਭ ਕੀ ਪਨਿਯਾ ਪਰ ਹ੍ਹੈ ਤਨ ਵਾਰੋ। 
ਬਾਲਕ ਕ੍ਰੋਰਿ ਕਰੌ ਇਕ ਓਰ ਸੁ ਬਸਤ੍ਰਨ ਛੋਰਿ ਕੈ ਰਾਮ ਸੰਭਾਰੋ। 
ਇੰਦੂ ਕੋ ਰਾਜ ਨਹੀ ਮੁਹਿ ਕਾਜ ਬਿਨਾ ਮਹਾਰਾਜ ਸਭੈ ਘਰ ਜਾਰੌ। _੭0। 


ਅੰਗਨ ਮੈ _ਸਜਿ ਹੋ _ਭਗਵੈ ਪਟ ਹਾਥ ਬਿਖੈ ਚਿਪਿਯਾ ਗਹਿ_ਲੈਹੋ। 
ਮੁੰਦੂਨ ਕਾਨ ਧਰੈ ਅਪਨੇ _ਤਵ ਮੂਰਤਿ _ਭਿਛਹਿ ਮਾਗਿ ਅਘੈਹੋ। 
ਨਾਥ ਚਲੌ ਤੁਮ ਠੌਰ ਜਹਾ ਹਮਹੂੰ ਤਿਹ ਠੌਰ ਬਿਖੈ ਚਲਿ ਜੈਹੋ। 
ਧਾਮ ਰਹੋਂ ਨਹਿ ਬਾਤ ਕਹੋ ਪਟ ਫਾਰਿ ਸਭੈ ਅਬ ਜੋਗਿਨ ਹੂਹੈਹੋ। ੭੧। 


ਰਾਜਾ ਛਾਲ 


ਰਾਨੀ ਕੋ ਰੂਪ ਨਿਹਾਰਿ ਮਹੀਪਤਿ _ਸੋਚ _ਬਿਚਾਰ _ਕਰਿਯੋ ਚਿਤ _ਮਾਹੀ। 
ਰਾਜ ਕਰੋ ਸੁਖ ਸੋ ਸੁਨਿ ਸੁੰਦਰਿ ਤੋਹਿ ਤਜੇ ਲਰਕਾ ਮਰਿ _ਜਾਹੀ। 
ਸੋ ਨ ਮਿਟੈ ਨ ਹਟੈ ਬਨ ਤੇ ਨ੍ਰਿਪ ਝਾਰਿ ਪਛੋਰਿ ਭਲੇ ਅਵਗਾਹੀ। 
ਮਾਤ _ਪਰੀ _ਬਿਲਲਾਤ _ਧਰਾ ਪਰ ਨਾਰਿ _ਹਠੀ ਹਠ ਛਾਡਤ _ਨਾਹੀ। _੭੨। 


੭%/ੜਲ 
ਜਬ ਰਾਨੀ ਨ੍ਰਿਪ ਲਖੀ ਸਤਿ _ਜੋਗਿਨਿ ਭਈ। 
ਵਹਿ. ਬਲਿੰਹ ਬਧ -ਗੀ ਮਿਨ 
ਧਾਰਿ ਜੋਗ ਕੋ ਕੋ ਭੇਸ ਮਾਤ ਪਹਿ ਆਇਯੋ। 
ਹੋ ਭੇਸ ਜੋਗ ਨ੍ਰਿਪ ਹੇਰਿ ਸਭਨ ਦੁਖ ਪਾਇਯੋ। _੭੩। 


ਚਰਿਤ੍ਰ ਪਾਖਿਆਨ ੨੮੫ 


(ਸੈਂ) ਬਾਲਕਾਂ ਨੂੰ ਡੋਬ _ਦਿਆਂਗੀ, ਇੰਦਰ ਦਾ ਰਾਜ ਛੱਡ _ਦਿਆਂਗੀ ਅਤੇ ਗਹਿਣਿਆਂ 
ਅਤੇ 


ਦੂੰ ਹੁ 

ਖਾ ਲਵਾਂਗੀ, ਸ਼ੇਰਾਂ ਸੱਪਾਂ ਤੋਂ ਨਹੀਂ _ਡਰਾਂਗੀ ਅਤੇ ਪ੍ਰਾਣ ਪਿਆਰੇ ਤੋਂ ਬਿਨਾ _ਹਿਮਾਲਾ 
ਪਰਬਤ _ਵਿਚ _ਗਲ _ਜਾਵਾਂਗੀ। ਜੋ ਹੋਣਾ ਹੈ, ਸੋ ਹੋਵੇ (ਮੈਂ ਤੁਹਾਡਾ) ਮੁਖ _ਵੇਖਦੇ ਹੋਇਆਂ 
ਪਿਛੇ ਪਿਛੇ ਚਲੀ ਜਾਵਾਂਗੀ, ਨਹੀਂ _ਤਾਂ (ਤੁਹਾਡੇ) ਵਿਯੋਗ ਦੀ ਔਗ ਵਿਚ ਸੜ _ਮਰਾਂਗੀ। ਹੇ 


ਮਹਾਰਾਜ! (ਤੁਹਾਡੇ) ਬਿਨਾ ਰਾਜ ਸਮਾਜ ਕਿਸ ਕੰਮ ਦਾ। ਹੇ ਨਾਥ! (ਜੇ) ਤੁਸੀਂ ਰਹੋਗੇ, ਤਾਂ 
ਰਹਾਂਗੀ ਅਤੇ _ਚਲੋਗੇ ਤਾਂ ਚਲਾਂਗੀ।੬੯। 
੭ਾਵੰਯਾ 
(ਸੈਂ) ਦੇਸ ਛਡ _ਦਿਆਂਗੀ ਅਤੇ _ਤਪਸਵੀ _ਵਾਲਾ ਭੇਸ _ਬਣਾ _ਲਵਾਂਗੀ ਅਤੇ ਕੇਸਾਂ_ ਨੂੰ 
ਮਰੋੜ ਕੇ ਜਟਾਵਾਂ ਬਣਾ ਲਵਾਂਗੀ। (ਮੈਂ) ਧਨ ਦਾ ਜ਼ਰਾ ਜਿੰਨਾ ਵੀ ਮੋਹ ਨਹੀਂ ਕਰਾਂਗੀ ਅਤੇ 
ਤੋਂ ਆਪਣਾ ਤਨ _ਵਾਰ _ਦਿਆਂਗੀ। (ਮੈਂ) ਕਰੋੜਾਂ _ਬਾਲਕਾਂ ਨੂੰ ਇਕ 
ਅਤੇ _ਬਸਤ੍ਰਾਂ ਨੂੰ ਛਡ ਕੇ ਪਰਮਾਤਮਾ ਦਾ ਸਿਮਰਨ _ਕਰਾਂਗੀ। ਇੰਦਰ ਦਾ ਰਾਜ 
ਕੰਮ ਨਹੀਂ _ਹੈ। (ਮੈਂ) ਰਾਜੇ ਤੋਂ _ਬਿਨਾ ਸਾਰਾ ਘਰ ਫੂਕ _ਦਿਆੰਗੀ।੭0। 
(ਸੈਂ? ਸ਼ਰੀਰ ਉਤੇ ਭਗਵੇ ਬਸਤ੍ਰ ਧਾਰ ਕੈ ਹੌ ਵਿਚ ਖੱਪਰ ਫੜ ਲਵਾਂਗੀ। ਆਪਣੇ 
ਕੰਨਾਂ ਵਿਚ ਮੁੰਦਰਾਂ ਪਾ ਕੇ ਤੁਹਾਡੇ ਸਰੂਪ ਦੇ ਨਾਂ ਤੇ ਭਿਖਿਆ ਮੌਗ ਕੇ ਤ੍ਰਿਪਤ ਹੋ ਜਾਵਾਂਗੀ। 
ਹੇ ਨਾਥ! ਤੁਸੀਂ ਜਿਸ ਸਥਾਨ ਉਤੇ ਜਾਓਗੇ, ਮੈਂ ਵੀ ਉਸੇ ਸਥਾਨ ਤੇ ਚਲ ਕੇ ਜਾਵਾਂਗੀ। (ਸੈਂ) 
ਘਰ ਨਹੀਂ _ਰਹਾਂਗੀ। (ਇਕ) ਗੱਲ ਕਹਿੰਦੀ ਹਾਂ-- (ਮੈਂ) ਸਾਰੇ ਬਸਤ੍ਰ ਫਾੜ ਕੇ ਜੋਗਣ ਹੋ 
ਜਾਵਾਂਗੀ।੭੧। 
ਰਾਨੇ ਨੇ /ਨੈਹਾ£ 
ਰਾਣੀ ਦੇ ਰੂਪ ਨੂੰ ਵੇਖ ਕੇ ਰਾਜਾ ਮਨ ਵਿਚ ਸੋਚ ਵਿਚਾਰ ਕਰਨ _ਲਗਾ। ਹੇ ਸੁੰਦਰੀ! 
ਸੁਣ, ਤੂੰ ਸੁਖ ਪੂਰਵਕ ਰਾਜ _ਕਰ। _ਤੇਰੇ (ਘਰ) _ਛਡਣ ਨਾਲ ਲੜਕਾ _ਮਰ _ਜਾਵੇਗਾ। _ਪਰ 
(ਭਾਵੀ) _ਮਿਟਦੀ ਨਹੀਂ _ਹੈ; (ਰਾਣੀ) ਬਨ ਵਿਚ _ਜਾਣੌ _ਹਟਦੀ ਨਹੀਂ। ਰਾਜੇ ਨੇ (ਉਸ ਨੂੰ) 
ਚੰਗੀ ਤਰ੍ਹਾਂ ਝਾੜ ਕੇ ਪਿਛੇ ਨੂੰ _ਸੁਟਿਆ। ਧਰਤੀ ਉਤੇ ਮਾਤਾ ਵਿਲਕਦੀ ਪਈ ਹੈ, _ਪਰ 
ਹਠੀ ਨਾਰ _ਹਠ ਨੂੰ ਛਡਦੀ ਨਹੀਂ _ਹੈ।੭੨। 
੭%/ੜਲ 
ਜਦ ਰਾਜੇ ਨੇ ਰਾਣੀ ਨੂੰ ਸਚਮੁਚ ਜੋਗਣ ਹੋਇਆ ਵੇਖਿਆ, ਤਾਂ ਘਰ ਵਿਚ ਛਡਣ ਦੀ 
ਆਪਣੇ ਨਾਲ ਲੈ _ਲਿਆ। (ਉਹ) ਜੋਗੀ ਦਾ ਭੇਸ ਧਾਰ ਕੇ ਮਾਤਾ ਕੋਲ ਆਇਆ। ਰਾਜੇ 
ਜੋਗੀ ਵਾਲਾ ਭੇਸ ਵੇਖ ਕੇ ਸਭ ਨੇ ਦੁਖ ਪਾਇਆ।੭੩। 


੨੮੬ 


ਦੰਹਰਾ 
ਬਿਦਾ _ਦੀਜਿਯੈ ਦਾਸ ਕੌ ਬਨ ਕੌ ਕਰੈ _ਪਯਾਨ। 
ਬੇਦ _ਬਿਧਾਨਨ ਧ੍ਯਾਇ ਹੋ ਜੋ ਭਵ ਕੇ _ਭਗਵਾਨ। _੭੪। 


ਆਤਾ ਬਾਝ 
ਹਵੀਯਾ 

ਪੂਤ ਰਹੋ ਬਲਿ ਜਾਉ ਕਛੂ ਦਿਨ ਪਾਲ ਕਰੌ ਇਨ ਦੇਸਨ ਕੌ। 

ਤੁਹਿ ਕ੍ਯੋ ਕਰਿ ਜਾਨ ਕਹੋ ਮੁਖ ਤੇ ਅਤਿ ਹੀ ਦੁਖ ਲਾਗਤ ਹੈ ਮਨ ਕੌ। 

ਗ੍ਰਹਿ ਤੇ ਤੁਹਿ ਕਾਢਿ ਇਤੋ ਸੁਖ ਛਾਡਿ ਕਹਾ ਕਹਿ_ਹੋ_ ਇਨ ਲੋਗਨ ਕੌ। 

ਸੁਨੁ ਸਾਚੁ ਸਪੂਤ ਕਹੋ ਮੁਖ ਤੇ ਤੁਹਿ ਕੈਸੇ ਕੈ ਦੇਉ ਬਿਦਾ ਬਨ ਕੌ। ੭੫। 


ਚੱਪਣਾ 
ਰਾਜ ਕਰੋਂ ਸੁਤ ਬਨ ਨ ਪਧਾਰੋਂ। ਮੇਰੇ ਕਹਿਯੋ ਮੌਤ ਬੀਚਾਰੋ। 
ਲੋਗਨ ਕੇ _ਕਹਿਬੋ ਅਨੁਸਰਿਯੈ। ਰਾਜ ਜੋਗ ਘਰਿ ਹੀ ਮਹਿ _ਕਰਿਯੈ। ੭੬। 


ਨਾਲਾ ਲਾਲ 
ਦੰਹਰਾ 
ਮਾਤਹਿ ਸੀਸ ਝੁਕਾਇ ਕੈ ਪੁਨਿ ਬੋਲਿਯੋ ਨ੍ਰਿਪ _ਬੈਨ। 
ਊਚ ਨੀਚ _ਰਾਜਾ_ਪੂਜਾ ਜੈਹੈ ਜਮ ਕੇ ਐਨ। _੭੭। 
ਮਾਵੀਯਾ 
ਮਾਤ ਕੀ ਬਾਤ ਨ_ਮਾਨੀ ਕਛੂ ਤਜਿ ਰੋਵਤ ਹੀ ਰਨਿਵਾਸਹਿ ਆਯੋ। 
ਆਵਤ ਹੀ ਦਿਜ ਲੋਗ ਬੁਲਾਇ ਜਿਤੋ ਧਨ ਹੋ ਘਰ ਮੋ ਸੁ ਲੁਟਾਯੋ। 
ਸੰਗ ਲਏ _ਬਨਿਤਾ ਅਪੁਨੀ ਬਨਿ _ਕੈ _ਜੁਗਿਯਾ ਬਨ ਓਰ _ਸਿਧਾਯੋ। 
ਤ੍ਯਾਗ ਕੈ _ਦੇਸ ਭਯੇ _ਅਥਿਤੇਸ _ਭਜੌ _ਜਗਤੇਸ ਯਹੇ _ਠਹਰਾਯੋ। _੭੮। 


ਕਾ/ਭਤ 

ਲਾਂਬੀ _ਲਾਂਬੀ ਸਾਲ ਜਹਾ ਊਚੇ _ਬਟ ਤਾਲ _ਤਹਾ 

ਐਸੀ ਠੌਰ ਤਪ ਕੋ _ਪਧਾਰੈ ਐਸੋ ਕੌਨ ਹੈ। 

ਜਾ ਕੀ ਪ੍ਰਭਾ ਦੇਖਿ ਪੁਭਾ ਖਾਂਡਵ ਕੀ ਫੀਕੀ ਲਾਗੈ 

ਨੰਦਨ ਨਿਹਾਰਿ ਬਨ ਐਸੋ ਭਜੈ ਮੌਨ ਹੈ। 

ਤਾਰਨ ਕੀ ਕਹਾ _ਨੈਕੁ _ਨਭ ਨ _ਨਿਹਾਰਿਯੋ ਜਾਇ 

ਸੂਰਜ ਕੀ ਜੋਤਿ ਤਹਾ ਚੰਦੂ ਕੀ ਨ ਜੌਨ ਹੈ। 

ਦੇਵ ਨ ਨਿਹਾਰਿਯੋ ਦੈਤ ਕੋਊ ਨ ਬਿਹਾਰਿਯੋ ਜਹਾ 

ਪੰਛੀ ਕੀ ਨ ਗੰਮ੍ਯ ਤਹਾ ਚੀਟੀ ਕੋ ਨ ਗੌਨ ਹੈ। ੭੯। 


ਚਰਿਤ੍ਰ ਪਾਖਿਆਨ ੨੮੭ 
ਦੰਹਰਾ 
(ਹੇ ਮਾਤਾ!) ਦਾਸ ਨੂੰ ਵਿਦਾ ਕਰੋਂ (ਤਾਂ ਜੋ) ਬਨ ਨੂੰ ਜਾ ਸਕਾਂ ਅਤੇ ਵੇਦਾਂ ਵਿਚ ਦਸੀ 
ਵਿਧੀ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਅਰਾਧਨਾ _ਕਰ _ਸਕਾਂ।੭੪। 
ਆਤਾ ਨੇ _/ਕਹਾ-- 
ਨਵੀਸਾ 


ਹੇ ਪੁੱਤਰ! (ਮੈਂ) ਕੁਰਬਾਨ ਜਾਵਾਂ, ਕੁਝ ਦਿਨ ਹੋਰ 
ਪਾਲਣਾ _ਕਰ। (ਮੈਂ) ਤੈਨੂੰ ਜਾਣ ਲਈ ਮੁਖ ਤੋੱ'`_ਕਿਵੇਂ ਕਹਾਂ (ਕਿਉਂਕਿ ਮੇਰੇ) ਮਨ ਨੂੰ ਬਹੁਤ 
ਦੁਖ ਹੁੰਦਾ ਹੈ। ਇਨ੍ਹਾਂ ਸਾਰਿਆਂ ਸੁਖਾਂ ਨੂੰ ਛਡ ਕੇ ਅਤੇ ਤੁਹਾਨੂੰ ਘਰੋਂ ਕਢ ਕੇ (ਮੈਂ) ਇਨ੍ਹਾਂ 
ਲੋਕਾਂ ਨੂੰ ਕੀ ਕਹਾਂਗੀ। ਹੇ ਪੁੱਤਰ! (ਤੈਨੂੰ) ਮੁਖ ਤੋਂ ਸਚ ਕਹਿੰਦੀ ਹਾਂ ਕਿ ਤੈਨੂੰ ਬਨ ਜਾਣ 
ਲਈ ਕਿਵੇ ਵਿਦਾਇਗੀ _ਦਿਆਂ।੭੫। 
ਜੱਪਣਾ 

ਹੇ ਪੁੱਤਰ! ਰਾਜ ਕਰ ਅਤੇ ਬਨ ਨੂੰ ਨ ਜਾ। ਮੇਰੀ ਗੱਲ ਨੂੰ ਵਿਚਾਰ ਪੂਰਵਕ ਮੌਨ ਲੈ। 
ਲੋਕਾਂ ਦੇ ਕਹੇ ਅਨੁਸਾਰ ਚਲ _ਅਤੇ _ਘਰ _ਵਿਚ _ਹੀ _ਰਾਜ-ਜੋਗ _ਮਾਣ।੭੬। 
ਨਾਨ ਨੰ _,/ਨੈਹਾ-- 
ਦੰਹਰਾ 


ਮਾਤਾ ਨੂੰ ਸਿਰ ਝੁਕਾ ਕੇ ਰਾਜਾ ਫਿਰ (ਇਸ ਤਰ੍ਹਾਂ) ਬੋਲਿਆ ਕਿ ਉੱਚੇ ਨੀਵੇਂ, ਰਾਜਾ 
ਪਰਜਾ (ਸਾਰੇ) _ਯਮ-ਲੋਕ _ ਨੂੰ _ਜਾਣਗੇ।੭੭। 


ਹਾਵੰਯਾ 

(ਉਸ ਨੇ) ਮਾਤਾ ਦੀ ਕੁਝ ਗੌਲ ਨ ਮੰਨੀ (ਅਤੇ ਉਸ ਨੂੰ) ਰੋਂਦਿਆਂ ਛਡ ਕੇ ਰਣਵਾਸ 
ਵਿਚ ਆਇਆ। ਆਉਂਦਿਆਂ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਘਰ _ਵਿਚ ਜਿਤਨਾ ਧਨ ਸੀ, ਸਭ 
ਲੁਟਾ _ਦਿੱਤਾ। ਆਪਣੀ ਇਸਤਰੀ ਨੂੰ _ਨਾਲ ਲੈ ਕੇ ਅਤੇ ਜੋਗੀ ਬਣ ਕੇ ਬਨ ਵਲ ਚਲ 


ਪਿਆ। ਦੇਸ ਨੂੰ ਛਡ ਕੇ ਜੋਗੀ ਬਣ ਗਿਆ ਅਤੇ ਮਨ ਵਿਚ ਪਰਮਾਤਮਾ ਦੇ ਭਜਨ ਕਰਨ 
ਦੀ ਧਾਰਨਾ ਬਣਾ _ਲਈ।੭੮। 
ਕਾ/ਠਾੱਤਾ 

ਜਿਥੇ ਲੰਬੇ ਲੰਬੇ ਸਾਲ ਦੇ ਬ੍ਰਿਛ ਸਨ, ਉਥੇ ਉੱਚੇ _ਉੱਚੇ ਕਢਿਆ ਵਾਲੇ ਤਾਲਾਬ 
ਸਨ। _ਅਜਿਹੇ ਸਥਾਨ _ਉਤੇ ਤਪ ਕਰਨ ਲਈ _ਪਧਾਰਿਆ, ਅਜਿਹਾ ਕੌਣ ਹੈ? ਜਿਸ ਦੀ 
ਸ਼ੋਭਾ ਨੂੰ ਵੇਖ ਕੇ ਇੰਦਰ ਦੇ ਬਾਗ਼ ('ਖਾਂਡਵ”) ਦੀ ਸ਼ੋਭਾ _ਫਿਕੀ ਲਗਦੀ ਹੋਵੇ। (ਇਸ ਨੂੰ) 
ਨੰਦਨ ਬਾਗ਼ ਵੇਖ ਕੇ ਚੁਪ ਧਾਰਨ ਕਰ ਲੈਂਦਾ ਹੈ। ਉਥੇ ਤਾਰਿਆਂ ਦੀ ਕੀ ਬਸਾਤ, ਆਕਾਸ਼ 
ਵੀ ਜ਼ਰਾ ਜਿੰਨਾ ਵੇਖਿਆ ਨਹੀਂ ਜਾ _ਸਕਦਾ। ਉਥੇ ਨ ਸੂਰਜ ਦੀ ਰੌਸ਼ਨੀ ਹੈ ਅਤੇ ਨ ਹੀ 
ਚੰਦੂਮਾ ਦੀ ਚਾਂਦਨੀ (ਦਿਸਦੀ ਹੈ)। ਉਥੇ ਨ ਕੋਈ ਦੇਵਤਾ ਦਿਸਦਾ ਹੈ ਅਤੇ ਨ ਕੋਈ 
ਦੈਂਤ ਵਿਚਰਦਾ ਹੈ। ਉਥੇ ਨ ਕੋਈ ਪੰਛੀ ਪਹੁੰਚ ਸਕਦਾ ਹੈ ਅਤੇ ਨ ਹੀ ਕੀੜੀ ਜਾ ਸਕਦੀ 
ਹੈ।੭੯। 


<੮੮ 


ਜਬ ਐਸੇ ਬਨ ਮੈ ਦੋਊ ਗਏ। ਹੇਰਤ ਤਵਨ ਮਹਲ ਕੋ ਭਏ। 
ਤੁਰਤੁ ਤਾਹਿ ਨ੍ਰਿਪ ਬਚਨ _ਸੁਨਾਯੋ। _ਤਪ ਕੋ ਭਲੇ ਠਨੌਰ ਹਮ ਪਾਯੋ। ੮0। 


ਰਾਨਾੰ ਭਾਲ 


ਯਾ ਮੈ ਬੈਠਿ ਤਪਸ੍ਯਾ ਕਰਿ ਹੈ। ਰਾਮ ਰਾਮ ਮੁਖ ਤੇ ਉਚਰਿ ਹੈ। 
ਯਾ ਘਰ ਮੈ ਦਿਨ ਕਿਤਕ ਬਿਤੈ ਹੈ। ਭਸਮੀ ਭੂਤ ਪਾਪ ਸਭ ਕੈ ਹੈ। ੮੧। 


ਦੰਹਰਾ 
ਰਾਨੀ ਜਾਹਿ ਬੁਲਾਇ ਕੈ ਭੇਦ _ਕਹਿਯੋ _ਸਮਝਾਇ। 
ਵਹੈ ਪੁਰਖ _ਜੁਗਿਯਾ _ਬਨ੍ਯੋ _ਨ੍ਰਿਪਹਿ ਮਿਲਤ ਭਯੋ __ਆਇ। _੮੨। 
ਚੱਪਣਾ 
ਨ੍ਰਿਪ ਕੋ ਤ੍ਰਿਯਹਿ _ਕਹਿਯੋ _ਸਮੁਝਾਈ। ਜੋਗੀ ਵਹੈ ਪਹੂੰਚ੍ਯੋ ਆਈ। 
ਮਰਤ ਬਚਨ ਮੋ ਸੋ ਤਿਨ ਕਹਿਯੋ। ਸੋ ਮੈ ਆਜੁ ਸਾਚੁ ਕਰਿ ਲਹਿਯੋ। ੮੩। 
ਦੰਹਰਾ 
ਉਠਿ ਰਾਜਾ _ਪਾਇਨ ਪਰਿਯੋ ਤਾ ਕਹ ਗੁਰੂ _ਪਛਾਨਿ। 
ਬੈਠਿ ਗੋਸਟਿ ਦੋਨੋ ਕਰੀ ਸੋ ਮੈ ਕਹਤ ਬਖਾਨਿ। ੮੪। 
ਲੰਗ ਲਾਲ 
ਨ੍ਹਾਇ ਨਦੀ ਸੋ ਜੋ ਨ੍ਰਿਪਤਿ ਬੈਠਹੁਗੇ ਹ੍ਯਾ _ਆਇ। 
ਤਬ ਤੁਮ ਸੈ ਮੈ ਭਾਖਿਹੋ ਬੁਹਮ ਬਾਦਿ ਸਮੁਝਾਇ। ੮੫। 
ਚੱਪਣਾ 
ਐਸੇ ਜਤਨ ਨ੍ਰਿਪਤਿ ਕੋ ਟਾਰਿਯੋ। ਛਾਤ ਬਿਖੈ ਇਕ ਨਰ ਪੈਠਾਰਿਯੋ। 
ਸਾਧੁ ਸਾਧੁ ਇਹ ਬਚ ਸੁਨਿ ਕਹਿਯਹੁ। ਤੀਨ ਬਾਰ ਕਹਿ ਕੈ ਚੁਪ ਰਹਿਯਹੁ। ੮੬। 


ਨਹਾਇ ਧੋਇ ਰਾਜਾ ਜਬ _ਆਯੋ। ਤਬ ਤਿਹ ਨਰ ਯੋ ਬਚਨ ਸੁਨਾਯੋ। 
ਸੁਨੁ ਨ੍ਰਿਪ ਜਬ ਮਾਟੀ ਮੈ ਲਈ। ਧਰਮ ਰਾਜ ਆਗ੍ਯਾ ਮੁਹਿ ਦਈ। ੮੭। 


ਦੰਹਰਾ” 
ਰਾਜਾ ਕੋ ਤੀਰ ਤਜਿ ਕ੍ਯੋ ਆਯੋ ਇਹ ਨੌਰ। 
ਸੌ ਬ੍ਰਿਥਾ ਬਖਾਨਿਯੈ ਸੁਨੁ _ਜੋਗਿਨ ਸਿਰਮੌਰ। ੮੮। 


ਤਤ 007 


ਚਰਿਤ੍ਰ ਪਾਖਿਆਨ ੨੮੯੯ 


ਚੱਪਾਣ 

ਜਦ ਅਜਿਹੇ ਬਨ ਵਿਚ ਦੋਵੇਂ ਚਲੇ ਗਏ, ਤਾਂ ਉਥੇ (ਉਨ੍ਹਾਂ ਨੇ) ਇਕ ਭਵਨ ਨੂੰ 
ਵੇਖਿਆ। ਤੁਰਤ ਉਥੇ ਰਾਜੇ ਨੇ ਬੋਲ ਸੁਣਾਇਆ ਕਿ ਅਸੀਂ ਤਪ ਲਈ ਚੰਗਾ ਸਥਾਨ ਪ੍ਰਾਪਤ 
ਕਰ ਲਿਆ ਹੈ।੮0। 
ਰਾਨੀ ਨੰ _/ਕਹਾ% 

ਇਸ ਵਿਚ ਬੈਠ ਕੇ ਤਪਸਿਆ ਕਰਾਂਗੇ ਅਤੇ ਮੁਖ ਤੋਂ _'ਰਾਮ ਰਾਮ” _ਉਚਾਰਾਂਗੇ। ਇਸ 
ਘਰ _ਵਿਚ ਕਿਤਨੇ ਹੀ ਦਿਨ ਰਹਾਂਗੇ ਅਤੇ ਸਾਰਿਆਂ ਪਾਪਾਂ ਨੂੰ _ਭਸਮੀਭੂਤ (ਸਾੜ _ਕੇ ਭਸਮ) 
ਕਰ ਦਿਆਂਗੇ ।੮੧। 


ਦੰਹਰਾ 


ਰਾਜੇ ਨੂੰ ਰਾਣੀ ਨੇ ਸਮਝਾ ਕੇ ਕਿਹਾ ਕਿ ਉਹੀ ਜੋਗੀ ਆ ਪਹੁੰਚਿਆ ਹੈ। ਉਸ ਨੇ 
ਮਰਨ ਵੇਲੇ ਮੈਨੂੰ ਬਚਨ ਕਹੇ ਸਨ, ਉਹ ਮੈਂ ਅਜ ਸਚ ਕਰ ਲਏ ਹਨ।੮੩। 


ਰਾਜਾ ਉਠ ਕੇ ਅਤੇ ਉਸ ਨੂੰ ਗੁਰੂ ਵਜੋਂ ਪਛਾਣ ਕੇ ਪੈਰੀਂ ਪਿਆ। (ਉਨ੍ਹਾਂ) ਦੋਹਾਂ ਨੇ 
ਬੈਠ ਕੇ (ਜੋ) ਗੋਸਟਿ ਕੀਤੀ, ਹੁਣ ਮੈਂ ਉਸ ਦਾ ਬਖਾਨ ਕਰਦਾ ਹਾਂ।੮੪। 
ਲੱਗਾ ਨੇ _/ਕਹਾ-- 

ਹੇ ਰਾਜਨ! ਜਦੋਂ (ਤੁਸੀਂ) ਨਦੀ ਵਿਚੋਂ ਇਸ਼ਨਾਨ ਕਰ ਕੇ ਇਥੇ ਆ ਕੇ ਬੈਠੋਗੇ, ਤਦੋਂ ਮੈਂ 
ਤੁਹਾਨੂੰ _ਬ੍ੁਹਮ-ਵਾਦ ਦੀ (ਗੱਲ) _ਕਹਿ ਕੇ _ਸਮਝਾਵਾਂਗਾ।੮੫। 
ਚੱਪਲਾਂ 

ਹਲ ਤਲੀ ਹਰ (ਰਿ 1 ਬੀਜੀ ਜਿਨੀ ਜਵਚ ਤਤੀ ਇਕ ਜੀ ਕਦੀ 
ਬਿਠਾ ਦਿੱਤਾ। (ਇਹ ਵੀ) ਸੁਣਾ ਦਿੱਤਾ ਕਿ ਸਾਧੁ, ਸਾਧੁ” (ਸਤਿ, ਸਤਿ) ਮੁਖ ਤੋਂ ਤਿੰਨ ਵਾਰ 
ਕਹਿ ਕੇ ਚੁਪ ਕਰ ਜਾਣਾ।੮੬। 

ਇਸ਼ਨਾਨ ਕਰ ਕੇ ਜਦ ਰਾਜਾ ਵਾਪਸ ਆਇਆ ਤਦ ਉਸ (ਜੋਗੀ ਬਣੇ) ਆਦਮੀ ਨੇ 
ਇਸ ਤਰ੍ਹਾਂ _ਕਿਹਾ-- ਹੇ ਰਾਜਨ! ਸੁਣੋ, ਜਦੋਂ ਮੈਂ (ਆਪਣੇ ਉਤੇ) ਮਿੱਟੀ ਚੜ੍ਹਾ _ਲਈ ਤਾਂ 
ਧਰਮਰਾਜ _ਨੇ _ਮੈਨੂੰ ਆਗਿਆ _ਦਿੱਤੀ।੮੭। 


ਦੰਹਰਾ 


02੧੨ 


ਤੂੰ ਰਾਜੇ ਦਾ ਸੰਪਰਕ ਛਡ ਕੇ ਇਸ 


੨੯0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਲਾਂ 


ਧਰਮ ਰਾਜ ਮੁਹਿ ਬਚਨ ਉਚਾਰੇ। ਸੁ ਹੌ ਕਹਤ ਹੌ ਤੀਰ ਤਿਹਾਰੇ। 
ਮੋਰੀ ਕਹੀ ਰਾਵ ਸੌ ਕਹਿਯਹੁ। _ਨਾਤਰ _ਭੂੁਮਤ ਨਰਕ ਮਹਿ _ਰਹਿਯਹੁ। ੮੯। 
ਜੈਸੋ ਕੋਟਿ ਜਗ੍ਯ ਤਪੁ ਕੀਨੋ। ਤੈਸੋ ਸਾਚ ਨ੍ਯਾਇ ਕਰਿ ਦੀਨੋ। 
ਨ੍ਯਾਇ _ਸਾਸਤੁ _ਲੈ ਰਾਜ _ਕਮਾਵੈ। ਤਾ ਕੇ ਨਿਕਟ ਕਾਲ ਨਹੀ ਆਵੈ। ੯0। 


ਹਰਾ 
ਜੋ _ਨ੍ਰਿਪ ਨ੍ਯਾਇ ਕਰੈ ਨਹੀ _ਬੋਲਤ ਝੂਠ _ਬਨਾਇ। 
ਰਾਜ ਤ੍ਯਾਗ _ਤਪਸ੍ਯਾ _ਕਰੈ _ਪਰੈ ਨਰਕ ਮਹਿ __ਜਾਇ। ੯੧। 


ਜੋਗੀ ਐਸੇ _ਕਹਿਯੋ ਤਾਹਿ ਭੇਦ ਸਮੁਝਾਇ। 
ਤਬ ਤਿਨ ਕਹਿਯੋ ਤੀਨ ਬਾਰ ਮੁਸਕਾਇ। ੯੪। 
ਕੌ ਸਹਲ ਹੈ ਯਹੈ ਕਠਿਨ ਦੂ _ਕਾਮ। 


ਮਹਾਰਾਜ ਜੈਸੀ ਸੁਨਿ _ਬਾਨੀ। ਚਿਤ ਕੈ _ਬਿਥੈ ਸਾਚ _ਕਰਿ _ਮਾਨੀ। 
ਦਿਨ ਕੌ ਰਾਜੁ ਆਪਨੌ ਕਰਿਹੌ। ਪਰੇ ਰਾਤ੍ਹਿ ਕੇ ਰਾਮ ਸੰਭਰਿਹੌ। ੯੬। 


ਰਾਨੀ ਮਹਾਰਾਜ _ਸਮਝਾਇਸਿ। ਜੋਗ ਮਾਰਗ _ਤੇ _ਛਲਿ _ਬਹੁਰਾਇਸਿ। 
ਨ੍ਹਿਪ ਧਰਿ ਬਸਤ੍ਰ ਧਾਮ ਮੈ ਆਯੋ। ਬਹੁਰ ਆਪਨੌ ਰਾਜ _ਕਮਾਯੋ। ੯੭। 


ਦੰਹਰਾ 
ਹਜ ਜਜਿਬੀ -ਹਜਿਦ - ਲੀ ਤੀ ਕਿ ਜਗਿ 
ਤ੍ਰਿਯ ਨ੍ਰਿਪ ਕੋ _ਬਹੁਰਾਇਯੋ ਐਸੇ ਚਰਿਤ ਬਨਾਇ। ੯੮। ੧। 
/ਇਤਾ ਸੰ ਯੰਰੇਤੂ`ਪਲ੍ਹਯਾਨੋ /ਝੋਲਾ ਲਾਰੇਤ_#ੰਤਂ ਭੂਪ _ਲੰਠਾਦੇ /ਏਕਾਨੰਵੇ_ਯੰਰੇਤ੍ਹ ਸ਼ਮਪਤਨਾ 
ਗਤ _ਨਭ# ਸ੍ਤ/ _੮5/ 55੪੨/ #ਫਲੂੰ/ 
ਚੱਪਣਾ 
ਜਹਾਂਗੀਰ ਆਦਿਲ _ਮਰਿ _ਗਯੋ। _ਸਾਹਿਜਹਾਂ _ਹਜਰਤਿ _ਜੂ ਭਯੋ। 
ਦਰਿਯਾ ਖਾਂ ਪਰ ਅਧਿਕ _ਰਿਸਾਯੌ। ਮਾਰਨ _ਚਹਿਯੋ ਹਾਥ ਨਹਿ ਆਯੋ। ੧। 


ਚਰਿਤ੍ਰ ਪਾਖਿਆਨ ੨੯੧ 


ਚੱਪਲਾਂ 

(ਜੋਗੀ ਨੇ _ਕਿਹਾ--) ਧਰਮ ਰਾਜ ਨੇ ਮੈਨੂੰ ਜੋ ਬਚਨ ਕਹੇ ਸਨ, (ਮੈਂ) ਉਹ ਤੁਹਾਡੇ 
ਕੋਲ ਕਹਿੰਦਾ ਹਾਂ। (ਧਰਮ ਰਾਜ ਨੇ ਕਿਹਾ ਕਿ) ਮੇਰਾ ਕਿਹਾ ਰਾਜੇ ਨੂੰ ਕਹਿਣਾ, ਨਹੀਂ ਤਾਂ (ਤੂੰ) 
ਨਰਕਾਂ ਵਿਚ _ਭਰਮਦਾ _ਰਹੇਗਾ।੮੯। 

ਜਿਵੇਂ ਕਰੋੜਾਂ _ਯੌਗਾਂ ਦੀ _ਤਪਸਿਆ ਕਰਨ _ਦਾ (ਫਲ ਹੈ), ਉਸੇ ਤਰ੍ਹਾਂ _ਸੇਚਾ _ਨਿਆਂ 
ਕਰਨ ਦਾ (ਫਲ ਹੈ)। (ਜੋ) ਨਿਆਂ ਸ਼ਾਸਤਰ ਅਨੁਸਾਰ ਰਾਜ ਕਰਦਾ ਹੈ, ਉਸ ਦੇ ਨੇੜੇ ਕਾਲ 
ਨਹੀਂ ਆ ਸਕਦਾ।੯0। 


ਦੰਹਰਾ 


ਜੋ ਰਾਜਾ ਨਿਆਂ ਨਹੀਂ ਕਰਦਾ ਅਤੇ ਝੂਠ ਬੋਲਦਾ ਹੈ, ਰਾਜ ਛੱਡ ਕੇ ਤਪਸਿਆ ਕਰਦਾ 
ਹੈ, (ਉਹ) ਨਰਕ _ਵਿਚ ਪੈਂਦਾ ਹੈ।੯੧। ਹੇ ਮਿਤਰ! ਸੁਣੋ, ਬਿਰਧ ਮਾਤਾ ਪਿਤਾ ਦੀ ਨਿੱਤ 
ਸੇਵਾ ਕਰੋਂ ਅਤੇ (ਰਾਜ ਪਾਠ) ਛਡ ਕੇ ਬਨ ਨੂੰ ਨ ਜਾਓ, ਇਹੀ ਧਰਮ (ਕਾਰਜ) ਹੈ।੯੨। 


ਜੇ ਮੈਂ ਉਹੀ ਜੋਗੀ ਹਾਂ ਜਿਸ ਨੂੰ ਧਰਮ ਰਾਜ ਨੇ ਭੇਜਿਆ ਹੈ, ਤਾਂ ਤੁਰਤ ਆਪਣਾ ਰੂਪ 
ਛੁਪਾ ਕੇ ਇਥੇ ਬੋਲੇ।੯੩। ਜਦ ਜੋਗੀ ਨੇ ਇਸ ਤਰ੍ਹਾਂ ਕਿਹਾ ਤਾਂ (ਜਿਸ ਨੂੰ) ਭੇਦ ਸਮਝਾਇਆ 
ਸੀ, ਉਸ ਨੇ ਮੁਸਕਰਾ ਕੇ ਤਿੰਨ ਵਾਰ 'ਸਤਿ ਸਤਿ” ਕਿਹਾ।੯੪। ਜਗਤ ਵਿਚ ਜੀਉਣਾ ਸੌਖਾ 
ਹੈ, ਇਹ ਦੋਵੇਂ ਕੰਮ ਕਠਿਨ ਹਨ ਕਿ ਸਵੇਰੇ ਰਾਜ ਦਾ ਪ੍ਰਬੰਧ ਸੰਭਾਲਿਆ ਜਾਏ ਅਤੇ 
ਰਾਤ ਹਰਿ ਭਗਤੀ ਕੀਤੀ ਜਾਏ।੯੫। 


ਰਾਜੇ ਨੇ ਇਸ ਤਰ੍ਹਾਂ ਦੀ ਆਕਾਸ਼ ਬਾਣੀ ਸੁਣ ਕੇ, ਮਨ ਵਿਚ ਸਚ ਕਰ ਕੇ ਮੌਨ ਲਈ 
ਕਿ ਦਿਨ ਨੂੰ ਆਪਣਾ ਰਾਜ ਕਰਾਂਗਾ ਅਤੇ ਰਾਤ ਪੈਣ ਤੇ ਰਾਮ (ਦੇ ਨਾਮ ਦਾ) ਸਿਮਰਨ 
ਕਰਾਂਗਾ।੯੬। 

ਰਾਣੀ ਨੇ ਮਹਾਰਾਜੇ ਨੂੰ ਸਮਝਾਇਆ ਅਤੇ ਜੋਗ _ਦੇ _ਮਾਰਗ ਤੋਂ ਛਲ 
ਲਿਆ। ਰਾਜਾ ਆਪਣੇ ਕਪੜੇ ਧਾਰਨ ਕਰ ਕੇ ਘਰ ਨੂੰ ਪਰਤਿਆ ਅਤੇ ਫਿਰ ਆਪਣਾ ਰਾਜ 
ਕਰਨਾ _ ਸ਼ੁਰੂ _ਕੀਤਾ।੯੭। 
ਦੱਹਰਾ 

ਅਜਿਹਾ ਚਰਿਤ੍ਰ ਖੇਡ ਕੇ ਰਾਣੀ ਨੇ ਜੀਉਂਦੇ ਜੀ ਜੋਗੀ ਨੂੰ ਧਰਤੀ ਵਿਚ ਗਡ ਕੇ ਮਾਰ 
ਦਿੱਤਾ ਅਤੇ ਰਾਜੇ ਨੂੰ ਵਾਪਸ ਬੁਲਾ _ਲਿਆ।੯੮। 


/ਏਥੋ ਸੰ ਲਾਠਤੁੱਪ/ਨਆਨ ਦੇ ਤੂੀੰਆ ਗਾਰੜ੍ ਦੇ ਨੰਤਾੰ ਝੂਪ ਸੰਵਾਦ ਦੇ ੮5ਵੇ' ਲਾਰਤ੍ਹ ਦੀ ਸ਼ਮਪਤ 
ਭਾ ਲਭ ਹੰ/ _੮5/ 58੪੨/ ਚਲਦਾ? 
ਚੱਪਾਣ 
ਜਦੋ” ਇਨਸਾਫ਼-ਪਸੰਦ ਜਹਾਂਗੀਰ ਬਾਦਸ਼ਾਹ ਮਰ ਗਿਆ ਤਾਂ ਸ਼ਾਹਜਹਾਨ ਬਾਦਸ਼ਾਹ 
ਬਣਿਆ। (ਉਹ) ਦਰਿਆ ਖਾਂ ਉਤੇ ਬਹੁਤ ਨਾਰਾਜ਼ ਹੋਇਆ। _ਉਸ ਨੂੰ ਮਾਰਨਾ ਚਾਹਿਆ, 
(ਪਰ _ਉਹ) ਹੱਥ ਨ ਆਇਆ।੧। 


੨੯੨ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਤਿਹ _ਹਜਰਤਿ ਮਾਰਨ _ਚਹੈ ਹਾਥ ਨ ਆਵੈ ਨਿਤ। 
ਰਾਤਿ ਦਿਵਸ ਜਾਗਤ _ਉਠਤ _ਬਸਤ _ਸੋਵਤੇ _ਚਿਤ। _੨। 
ਸਾਹਜਹਾਂ ਜੂ ਪਲੰਘ _ਪਰ _ਸੋਤ _ਉਠਿਯੋ _ਬਰਰਾਇ। 
ਦਰਿਯਾ ਖਾਂ ਕੋ _ਮਾਰਿਯੋ ਕਰਿ ਕੈ ਕ੍ਰੋਰਿ ਉਪਾਇ। ੩। 
ਚੱਪਣਾ 


ਸੋਵਤ _ਸਾਹਜਹਾਂ _ਬਰਰਾਯੋ। _ਜਾਗਤ _ਹੁਤੀ ਬੇਗਮ _ਸੁਨਿ _ਪਾਯੋ। 


ਚਿੰਤ ਕਰੀ ਸਤੂ ਕੌ _ਮਾਰਿਯੈ। ਪਤ ਕੋ ਸੋਕ ਸੰਤਾਪ ਨਿਵਾਰਿਯੈ। ੪। 


ਲੋਗਮ _ਭਾਜ 


ਟੂੰਬ _ਪਾਵ _ਹਜਰਤਹਿ _ਜਗਾਯੋ। _ਤੀਨ _ਕੁਰਨਸੈ ਕਰਿ _ਸਿਰ ਨ੍ਯਾਯੋ। 
ਜੋ ਤੁਮ ਕਹਿਯੋ ਸੁ ਮੈ ਬੀਚਾਰਿਯੋ। _ਦਰਿਯਾ ਖਾਂ ਕਹ ਜਾਨਹੁ _ਮਾਰਿਯੋ। ੫। 


ਦੰਹਰਾ 
ਮੁਸਕਿਲ ਹਨਨ _ਹਰੀਫ ਕੋ ਕਬਹੁ _ਨ ਆਵੈ ਦਾਵ। 
ਜੜ ਕੋ ਕਹਾ ਸੰਘਾਰਿਬੈ ਜਾ ਕੋ _ਰਿਝਲ ਸੁਭਾਵ। ੬। 


ਨਰਠਾ 
ਸ੍ਯਾਨੀ ਸਖੀ ਬੁਲਾਇ _ਪਠਈ ਮੌਤ _ਸਿਖਾਇ ਕੈ। 
ਦਰਿਆ ਖਾਂ ਕੋ ਜਾਇ ਲ੍ਯਾਵਹੁ ਚਰਿਤ ਬਨਾਇ ਕੈ। _੭। 


ਚੱਪਲਾਂ 


ਸ੍ਯਾਨੀ ਸਖੀ ਸਮਝ _ਸਭ _ਗਈ। _ਦਰਿਯਾ ਖਾਂ _ਕੇ ਜਾਤ ਗ੍ਰਿਹ ਭਈ। 
ਗੋਸੇ ਬੈਠਿ ਸੁ ਮੌਤ ਬਤਾਯੋ। ਤਵ ਗ੍ਰਿਹ ਮੈ ਬੇਗਮਹਿ ਪਠਾਯੋ। ੮। 


ਦੰਹਾਰਾ 
ਰੂਪ ਤਿਹਾਰੋ ਹੇਰਿ ਕੈ ਬੇਗਮ ਰਹੀ ਲੁਭਾਇ। 
ਹੇਤ ਤਿਹਾਰੇ ਮਿਲਨ ਕੇ ਮੋ ਕਹ ਦਯੋ ਪਠਾਇ। ੯। 
ਹਜਰਤਿ ਤ੍ਰਿਯ ਕੋ _ਚੋਰਿ ਚਿਤ ਕਹਾ ਫਿਰਤ ਹੋ _ਐਠਿ। 
ਬੇਗਿ _ਬੁਲਾਯੋ _ਬੇਗਮਹਿ _ਚਲਹੁ _ਦੇਗ ਮਹਿ _ਬੈਠ। _੧0। 
ਛਾਰਿਯਾ _ਉਰਦਾ _ਬੇਗਨੀ _ਖੋਜੇ ਜਹਾ _ਅਨੇਕ। 
ਪੰਖੀ ਫਟਕਿ ਸਕੈ ਨਹੀ ਪਹੁਚੈ ਮਨੁਖ ਨ __ਏਕ। _੧੧। 


ਚਰਿਤ੍ਰ ਪਾਖਿਆਨ ੨੯੩ 


ਦੰਹਰਾ 


ਬਾਦਸ਼ਾਹ ਉਸ ਨੂੰ ਮਾਰਨਾ ਚਾਹੁੰਦਾ ਸੀ, ਪਰ _ਉਹ ਨਿੱਤ ਹੱਥ ਨਹੀਂ ਆਉਂਦਾ _ਸੀ। 
ਇਹ ਗੱਲ ਰਾਤ ਦਿਨ, _ਸੌਂਦਿਆਂ ਜਾਗਦਿਆਂ ਉਸ ਦੇ ਚਿਤ ਵਿਚ _ਬਣੀ ਰਹਿੰਦੀ ਸੀ।੨। 
ਸ਼ਾਹਜਹਾਨ _ਪਲੰਘ _ਤੇ _ਸੁਤਿਆਂ _ਸੁਤਿਆਂ _ਬਰੜਾ _ਉਠਦਾ ਸੀ ਕਿ _'ਅਨੇਕ _ਯਤਨ ਕਰ ਕੇ 
ਦਰਿਆ ਖਾਂ ਨੂੰ ਮਾਰ _ਦਿਓ”।੩। 
ਚੱਪਾਣ 

(ਇਕ ਰਾਤ) _ਸੁਤਿਆਂ ਹੋਇਆਂ ਸ਼ਾਹਜਹਾਨ _ਬਰੜਾਇਆ ਅਤੇ ਜਾਗਦੀ ਹੋਈ ਬੇਗਮ 
ਨੇ ਸੁਣ ਲਿਆ। (ਉਸ ਨੇ) ਸੋਚਿਆ ਕਿ ਵੈਰੀ ਨੂੰ ਮਾਰ ਕੇ ਪਤੀ ਦੇ ਦੁਖ ਅਤੇ ਸੰਤਾਪ ਨੂੰ 
ਦੂਰ _ਕਰ _ਦੇਣਾ ਚਾਹੀਦਾ _ਹੈ।੪। 
ਲੰਗਨਆ ਨੰ _/ਕਨਹਾ-- 


(ਸੂਝਵਾਨ) ਵੈਰੀ ਨੂੰ ਮਾਰਨਾ ਔਖਾ ਹੈ (ਕਿਉਂਕਿ) ਉਹ ਕਦੇ ਵੀ ਦਾਓ ਵਿਚ ਨਹੀਂ 
ਫਸਦਾ। (ਪਰ) ਮੂਰਖ ਨੂੰ ਮਾਰਨਾ (ਕੀ ਔਖਾ ਹੈ) ਜਿਸ ਦਾ ਸੁਭਾ ਜਲਦੀ ਰੀਝ ਪੈਣ ਵਾਲਾ 
ਹੋਂਵੇ।੬। 


ਨੰਰਠਾ 


ਕੋਈ ਚਰਿਤ੍ਰ ਕਰ ਕੇ ਦਰਿਆ ਖਾਂ ਬੁਲਾ _ਲਿਆਓ।੭। 
ਚੱਪਾਣ 

ਸਿਆਣੀ ਸਖੀ ਸਾਰੀ (ਗੱਲ) ਸਮਝ ਗਈ ਅਤੇ ਦਰਿਆ ਖਾਂ ਦੇ ਘਰ ਚਲੀ ਗਈ। 
(ਉਸ ਨੂੰ) ਇਕਾਂਤ ਵਿਚ ਬੈਠ ਕੇ ਗੱਲ ਦਸੀ ਕਿ ਤੇਰੇ ਘਰ ਵਿਚ (ਮੈਨੂੰ) ਬੇਗਮ ਨੇ ਭੇਜਿਆ 
ਹੈ।੮। 
ਦੰਹਰਾ 


ਤੁਹਾਡੇ ਰੂਪ ਨੂੰ ਵੇਖ ਕੇ ਬੇਗਮ _ਲੁਭਾਇਮਾਨ ਹੋ ਗਈ ਹੈ। ਤੁਹਾਨੂੰ ਮਿਲਣ ਲਈ ਮੈਨੂੰ 
ਭੇਜਿਆ ਹੈ।੯। ਹੇ ਹਜ਼ਰਤ! ਇਸਤਰੀ ਦਾ ਚਿਤ ਚੁਰਾ ਕੇ (ਤੁਸੀਂ) ਕਿਥੇ ਆਕੜੇ ਫਿਰਦੇ ਹੋ। 
ਬੇਗਮ _ਨੇ _ਜਲਦੀ ਬੁਲਾਇਆ ਹੈ, ਦੇਗ ਵਿਚ ਬੈਠ ਕੇ (ਉਥੇ) _ਚਲੋ।੧0। ਜਿਥੇ ਅਨੇਕ 
ਚੋਬਦਾਰ, _ਸ਼ਸਤੁਧਾਰੀ ਅੰਗ _ਰਖਿਅਕ ਇਸਤਰੀਆਂ _(“ਉਰਦਾ _ਬੇਗਨੀ”) ਅਤੇ ਖੋਜੇ _(ਖੁਸਰੇ) 
ਮੌਜੂਦ ਹਨ, ਜਿਥੇ ਨ ਪੰਛੀ ਫੜਕ ਸਕਦਾ ਹੈ ਅਤੇ ਨ ਹੀ ਕੋਈ ਮਨੁੱਖ ਪਹੁੰਚ _ਸਕਦਾ 
ਹੈ।੧੧। 


੨੯੪ 


ਸੀ _ਦਸਮ-ਗ੍ੰਥ _ਸਾਹਿਬ 


ਚੱਪਲਾਂ 


ਕਾਹੂ ਦ੍ਰਿਸਟਿ ਤਹਾ ਜੋ ਪਰੈ। ਟੂਟ ਟੂਟ ਹਜਰਤਿ ਤਿਹ ਕਰੈ। 
ਗ੍ਰਿਹ ਕੌ ਪਲਟਿ ਬਹੁਰਿ ਨਹਿ ਆਵੈ। _ਹਨ੍ਯੋ ਭਾਂਗ ਕੇ ਭਾਰੇ _ਜਾਵੈ। ੧੨। 


ਦਹਾਰਾ 
ਤਹਾ _ਪਹੂਚਨ ਕੋ ਕਛੂ _ਪੈਯਤੁ ਨਹੀ _ਉਪਾਇ। 
ਚਲਹੁ ਦੇਗ ਮੈ ਬੈਠਿ ਕੈ ਜਾ ਤੇ ਲਖ੍ਯੋ ਨ ਜਾਇ। ੧੩। 
ਚੱਪਾਣ? 
ਬੇਗਮ ਜਬ ਤੇ ਤੁਮੈ ਨਿਹਾਰਿਯੋ। ਖਾਨ ਪਾਨ ਸਭ _ਕਛੂ _ਬਿਸਾਰਿਯੋ। 


ਲਗਨ ਲਗੈ _ਬਿਹਬਲ ਹ੍ਹੈ _ਗਈ। _ਗ੍ਰਿਹ ਕੋ ਛਾਡਿ _ਦਿਵਾਨੀ ਭਈ। _੧੪। 


ਸੀਸ ਫੂਲ ਸਿਰ ਪਰ ਜਬ ਧਾਰੈ। ਕੋਟਿ ਸੂਰ ਜਨੁ ਚੜੇ ਸਵਾਰੈ। 


ਜਬ _ਬਿਹਸਿ ਕੈ ਬਿਰੀ ਚਬਾਵੈ। ਦੇਖੀ ਪੀਕ ਕੰਠ ਮਹਿ _ਜਾਵੈ। _੧੫। 


ਦੰਹਰਾ 
ਹਜਰਤਿ ਤਿਹ ਪੂਛੇ ਬਿਨਾ ਕਛੂ _ਨ__ਉਚਰਤ _ਬੈਨ। 
ਲਾਲ ਭਏ _ਬਿਸਪਾਲ ਮਨ ਹੇਰਿ ਬਾਲ ਕੇ _ਨੈਨ। _੧੬। 


ਤਾ ਕੋ ਤੁਮਰੋ ਰੂਪ ਲਖਿ ਪੁਲਿਕਿ ਪਸੀਜ੍ਯੋ ਅੰਗ। 
ਬੇਸੰਭਾਰ ਭੂਅ ਧੈ ਗਿਰੀ ਜਨੁ _ਕਰਿ ਡਸ੍ਯੋ _ਭੁਜੰਗ। ੧੭। 


ਕੌ 
ਜ੍ਯੋ ਤੁਮ _ਕਹੌ _ਤਿਵੈ ਚਲੌ ਮਿਲੋ ਜਾਇ _ਤਤਕਾਲ। _੧੮। 


ਚੱਪਲਾਂ 


ਯਹ _ਜੜ ਬਾਤ ਸੁਨਤ _ਹਰਖਯੋ। _ਦੁਰਬਲ ਹੁਤੋ ਪੁਸਟ ਹ੍ਹੈ ਗਯੇ। 
ਜੋ ਤੁਮ ਕਹੋ ਸੁ ਕਾਜ ਕਮੈਯੈ। ਬੇਗਮ ਸੀ _ਭੋਗਨ ਕਹ ਪੈਯੈ। ੧੯। 


ਹਰਾ 
ਹਜਰਤਿ ਜਾ ਕੀ ਮੂਰਤਿ ਲਖਿ ਰਹਿਯੋ ਪ੍ਰੋਮ ਸੋ _ਪਾਗ। 
ਸੋ ਹਮ ਸੋ ਅਟਕਤ ਭਈ ਧੰਨ੍ਯ _ਹਮਾਰੇ _ਭਾਗ। _੨0। 


ਚੱਪਲਾਂ 


ਯਹ ਸੁਨਿ ਭੇਦ ਚਿਤ ਮਹਿ ਰਾਖ੍ਯੋ। ਔਰ ਮਿਤ੍ਰ ਤਨ ਪ੍ਰਗਟ ਨ ਭਾਖ੍ਯੋ। 
ਪ੍ਰਥਮ ਦੇਗ ਮੈ ਬਸਤ੍ਰ ਬਿਛਯੋ। ਤਾ ਮੈ ਬੈਠਿ ਆਪੁ ਪੁਨਿ ਗਯੋ। ੨੧। 


ਚਰਿਤ੍ਰ ਪਾਖਿਆਨ ੨੯੫ 


ਜੱਪਣਾ 

ਜੋ ਕੋਈ ਉਥੇ ਨਜ਼ਰ ਪੈ ਜਾਂਦਾ ਹੈ, ਤਾਂ ਬਾਦਸ਼ਾਹ ਉਸ ਦੇ ਟੋਟੇ ਟੋਟੇ ਕਰਵਾ ਦਿੰਦਾ 
ਹੈ। ਉਹ ਫਿਰ ਘਰ ਨੂੰ ਪਰਤ ਕੇ ਨਹੀਂ ਆਉਂਦਾ ਅਤੇ _ਭੰਗ _ਦੇ ਭਾੜੇ ਮਾਰਿਆ ਜਾਂਦਾ 
ਹੈ।੧੨। 
ਦੰਹਰਾ 

ਉਥੇ ਪਹੁੰਚਣ ਦਾ ਕੋਈ ਉਪਾ ਨਹੀਂ _ਸੁਝਦਾ। ਦੇਗ ਵਿਚ ਬੈਠ ਕੇ ਚਲੋ, ਤਾਂ ਜੋ ਵੇਖੇ 
ਨ ਜਾ ਸਕੋ।੧੩। 
ਜੱਪਣਾ 

ਬੇਗਮ ਨੇ ਜਦੋਂ ਤੋਂ ਤੁਹਾਨੂੰ ਵੇਖਿਆ ਹੈ, ਖਾਣਾ ਪੀਣਾ ਸਭ _ਕੁਝ ਭੁਲਾ ਦਿੱਤਾ ਹੈ। ਤੇ 
(ਤੁਹਾਡੇ) ਨਾਲ ਲਗਨ _ਲਗ ਜਾਣ ਕਰ ਕੇ ਬਿਹਬਲ ਹੋ_ਗਈ ਹੈ ਅਤੇ ਘਰ ਨੂੰ ਛਡ ਕੇ 
ਦਿਵਾਨੀ ਹੋ __ਗਈ _ਹੈ।੧੪। 

ਜਦੋਂ (ਉਹ) ਸਿਰ ਉਤੇ _ਫੁਲ-ਚੌਕ ਧਾਰਨ ਕਰਦੀ ਹੈ ਤਾਂ ਮਾਨੋ ਕਰੋੜਾਂ ਸੂਰਜ ਚੜ੍ਹ 
ਪੈਂਦੇ ਹੋਣ। ਜਦੋਂ (ਉਹ) ਹਸ ਕੇ ਪਾਨ ਦਾ ਬੀੜਾ ਚਬਾਉਂਦੀ ਹੈ ਤਾਂ ਗਲੇ ਵਿਚੋਂ ਜਾਂਦੀ ਪੀਕ 
ਵਿਖਾਈ ਦਿੰਦੀ ਹੈ।੧੫। 
ਦੰਹਰਾ 

ਹਜ਼ਰਤ (ਬਾਦਸ਼ਾਹ) ਉਸ ਦੇ ਪੁਛੇ ਬਿਨਾ ਕੋਈ ਗੱਲ ਨਹੀਂ _ਕਹਿੰਦਾ। ਉਸ ਇਸਤਰੀ 
(ਬੇਗਮ) ਦੇ ਨੈਣਾਂ ਨੂੰ ਵੇਖ ਕੇ ਬਾਦਸ਼ਾਹ _('ਬਿਸਪਾਲ”) ਮਨ _ਵਿਚ ਲਾਲੋ _ਲਾਲ ਹੋ ਜਾਂਦਾ 
ਹੈ।੧੬। 

ਤੇਰਾ ਰੂਪ ਵੇਖ ਕੇ ਉਸ ਦੇ ਅੰਗ ਅੰਗ ਪੁਲਕਿਤ ਹੋ_ ਕੇ ਪਸੀਜ ਗਏ _ਹਨ। ਬੇਸੁਧ ਹੋ 
ਕੇ ਧਰਤੀ ਉਤੇ ਡਿਗ ਪਈ ਹੈ, ਮਾਨੋ ਸੱਪ ਨੇ ਡੰਗ ਮਾਰਿਆ ਹੋਵੇ।੧੭। 

ਦਰਿਆ ਖਾਂ (ਉਸ) ਇਸਤਰੀ ਦੀ ਗੱਲ ਸੁਣ ਕੇ ਮਨ ਵਿਚ ਬਹੁਤ ਪੁਸੰਨ ਹੋਇਆ। 
(ਕਹਿਣ ਲਗਿਆ) ਜਿਵੇਂ ਤੂੰ ਕਹੇਂਗੀ, ਉਸੇ ਤਰ੍ਹਾਂ _ਚਲਾਂਗਾ (ਅਤੇ ਉਸ ਨੂੰ) ਜਾ ਕੇ ਤੁਰਤ 
ਮਿਲਾਂਗਾ।੧੮। 
ਜੱਪਣਾ 

ਇਹ ਗੱਲ ਸੁਣ ਮੂਰਖ ਪ੍ਰਸੰਨ ਹੋ _ਗਿਆ। (ਉਹ ਭਾਵੇਂ) ਲਿੱਸਾ ਸੀ, (ਪਰ ਇਸ 
ਗੌਲ _ਕਰ ਕੇ) ਤਕੜਾ _ਹੋ__ਗਿਆ। (ਕਹਿਣ ਲਗਾ) ਜੋ ਤੂੰ ਕਹੇਂਗੀ ਉਹੀ ਕੰਮ _ਕਰਾਂਗਾ। 
(ਹੁਣੇ) ਬੇਗਮ _ਵਰਗੀ ਨੂੰ _ਸਹਿਵਾਸ ਕਰਨ _ਲਈ ਪ੍ਰਾਪਤ _ਕਰਾਂਗਾ।੧੯। 
ਦੰਹਰਾ 

(ਦਰਿਆ ਖਾਂ ਸੋਚਣ ਲਗਾ) ਬਾਦਸ਼ਾਹ ਜਿਸ ਦੀ ਸੂਰਤ ਵੇਖ ਕੇ ਪ੍ਰੇਮ ਵਿਚ ਮਗਨ ਹੋ 
ਜਾਂਦਾ ਹੈ, ਉਹ (ਬੇਗਮ) ਮੇਰੇ ਤੇ ਮੋਹਿਤ ਹੋ ਗਈ ਹੈ, ਮੇਰੇ ਧੰਨ ਭਾਗ ਹਨ।੨0। 


੨੭ 


ਚੱਖਣਾੰ 

(ਉਸ ਨੇ) ਇਹ ਸੁਣ ਕੇ ਭੇਦ ਚਿਤ ਵਿਚ ਹੀ ਰਖਿਆ ਅਤੇ ਕਿਸੇ ਵੀ ਹੋਰ ਮਿਤਰ 
ਨੂੰ ਸਾਫ਼ ਨ _ਦਸਿਆ। ਪਹਿਲਾਂ ਦੇਗ _ਵਿਚ ਬਸਤ੍ਰ _ਵਿਛਾਇਆ। ਫਿਰ ਉਸ ਵਿਚ ਆਪ 
ਬੈਠ ਕੇ ਗਿਆ।੨੧। 


੨੯੬ 


ਦੰਹਰਾ 
ਖਾਨ _ਤਿਹਾਰੌ ਰੂਪ _ਲਖਿ _ਬੇਗਮ _ਰਹੀ ਲੁਭਾਇ। 
ਸਾਹਿਜਹਾਂ ਕੋ ਛਾਡਿ ਕੈ ਤੋ ਪਰ ਗਈ ਬਿਕਾਇ। ੨੨। 


ਤੌਨ _ਪਠਾਨ _ਦੇਗ ਮਹਿ _ਡਾਰਿਸ। ਲੈ ਹਜਰਤਿ ਗ੍ਰਿਹ ਓਰ _ਸਿਧਾਰਸ। 
ਦੇਖਤ ਲੋਗ ਸਭੈ ਤਹ ਜਾਵੈ। ਵਾ ਕੌ ਭੇਦ ਨ ਕੋਊ ਪਾਵੈ। ੨੩। 


ਲੈ ਬੇਗਮ ਕੇ ਪਾਸ ਉਤਾਰਿਯੋ। ਬੇਗਮ ਤਾ ਕੋ _ਦਾਰਿਦ ਮਾਰਿਯੋ। 
ਸਖੀ ਭੇਜ ਪਤਿ ਲਯੋ _ਬੁਲਾਈ। ਕਾਨ _ਲਾਗਿ _ਕੈ ਬਾਤ ਜਤਾਈ। _੨੪। 


ਰੱਖਣਾ 


ਦੰਹਰਾ 


ਸਖੀ _ਭੇਜਿ _ਪਾਤਸਾਹ ਕੌ __ਲੀਨੋ ਨਿਕਟ _ਬੁਲਾਇ। 
ਜੋ ਚਾਹਹੁ _ਸੋ_ਕੀਜਿਯੈ ਦੀਨੀ ਦੇਗ ਦਿਖਾਇ। ੨੫। 


ਜਬ _ਬੇਗਮ _ਕਹਿ _ਚਰਿਤ _ਬਖਾਨ੍ਯੋ। _ਪ੍ਰਾਨਨ `ਤੇ _ਪ੍ਯਾਰੀ ਤਿਹ ਜਾਨ੍ਯੋ। 
ਪੁਨਿ ਕਛੁ _ਕਹਿਯੋ ਚਰਿਤ੍ਰਹਿ _ਕਰਿਯੈ। 


ਤਿਹ ਤ੍ਰਿਯ ਲਏ _ਹਨਨ ਕੋ _ਆਵੈ। ਮੂਰਖ _ਪਰਿਯੋ ਦੇਗ ਮੈ _ਜਾਵੈ। 
ਜਾਨੈ ਆਜੁ _ਬੇਗਮਹਿ _ਪੈਹੋ। ਕਾਮ ਕਲਾ ਤਿਹ ਸਾਥ _ਕਮੈਹੋ। ੨੮। 


ਚੱਪਲਾਂ 


ਦੰਹਰਾ 
ਬੇਗਮ _ਤਿਹ ਸਖੀ ਸੋ ਐਸੇ ਕਹਿਯੋ ਸਿਖਾਇ। 
ਭਾਖਿ ਇਹ _ਗਾਡਿਯਹੁ ਚੌਕ ਚਾਂਦਨੀ _ਜਾਇ। 


ਚੱਪਲਾਂ 


ਲਏ ਦੇਗ ਕੋ ਆਵੈ ਕਹਾ। ਕਾਜੀ ਮੁਫਤੀ ਸਭ ਹੈ ਜਹਾ। 


ਕੋਟਵਾਰ ਜਹ _ਕਸਟ _ਦਿਖਾਵੈ। _ਬੈਠ _ਚੌਤਰੇ ਨ੍ਯਾਉ ਚੁਕਾਵੈ। ੨੯। 


ਭਖੀ ਬਾਲ 
ਦੰਹਰਾ 


ਇਹ ਦੇਗ ਮੈ ਕਹੁ ਕਾਜੀ ਕ੍ਯਾ ਨ੍ਯਾਇ। 
ਯਾ ਕੋ ਗਾਡਿਯੈ ਕਹੌ ਤੇ ਦੇਉ ਜਰਾਇ। ੩0। 


੩੧। 


ਪੁਛਿ ਕਾਜਿਯਹਿ ਯਾ ਕਹ _ਮਰਿਯੈ। ੨੬। 


ਚਰਿਤ੍ਰ ਪਾਖਿਆਨ ੨੯ 


ਜੱਪਣਾ 

(ਸਖੀ ਨੇ) ਉਸ ਪਠਾਣ ਨੂੰ ਦੇਗ ਵਿਚ ਪਾਇਆ ਅਤੇ ਲੈ ਕੇ ਬਾਦਸ਼ਾਹ ਦੇ ਘਰ ਵਲ 
ਤੁਰ ਪਈ। ਉਸ (ਦੇਗ) ਨੂੰ ਸਾਰੇ ਲੋਕ ਵੇਖਦੇ ਜਾ ਰਹੇ ਸਨ, ਪਰ ਉਸ ਦਾ ਭੇਦ ਕੋਈ ਵੀ 
ਨ ਪਾ ਸਕਿਆ।੨੩। 

(ਉਸ ਦੇਗ ਨੂੰ) ਲੈ ਕੇ ਬੇਗਮ ਦੇ ਕੋਲ ਜਾ ਉਤਾਰਿਆ। ਬੇਗਮ ਨੇ (ਸਖੀ ਦੀ) 
ਗ਼ਰੀਬੀ ਦੂਰ _ਕਰ ਦਿੱਤੀ (ਅਰਥਾਤ-ਬਹੁਤ ਇਨਾਮ ਦਿੱਤਾ)। ਸਖੀ ਨੂੰ ਭੇਜ ਕੇ (ਬੇਗਮ ਨੇ) 
ਪਤੀ ਨੂੰ ਬੁਲਾ ਲਿਆ ਅਤੇ (ਉਸ ਦੇ) ਕੰਨਾਂ ਨਾਲ ਲਗ ਕੇ (ਸਾਰੀ) ਗੌਲ ਦਸ ਦਿੱਤੀ।੨੪। 
ਦੰਹਰਾ 

ਸਖੀ ਨੂੰ ਭੇਜ ਕੇ ਬਾਦਸ਼ਾਹ ਨੂੰ ਕੋਲ ਬੁਲਾ ਲਿਆ। (ਉਸ ਨੂੰ) ਦੇਗ ਵਿਖਾ ਕੇ (ਕਿਹਾ 


<%. %. ੨ 


ਕਿ ਹੁਣ) ਜੋ ਚਾਹੋ, ਸੋ _ਕਰੋ।੨੫। 


ਚੱਪਾਣ 
ਜਦ ਬੇਗਮ ਨੇ ਕਹਿ ਕੇ (ਆਪਣਾ ਕੀਤਾ) ਚਰਿਤ੍ਰ ਦਸਿਆ (ਤਾਂ ਬਾਦਸ਼ਾਹ ਨੇ) ਉਸ 
ਨੂੰ ਪ੍ਰਾਣਾਂ ਤੋਂ ਵੀ ਪਿਆਰੀ ਜਾਣਿਆ। ਫਿਰ (ਉਸ ਨੇ) ਕਿਹਾ ਕਿ ਕੁਝ ਹੋਰ ਚਰਿਤਰ _ਕਰਨਾ 


ਚਾਹੀਦਾ ਹੈ ਅਤੇ ਕਾਜ਼ੀ ਨੂੰ ਪੁਛ ਕੇ ਇਸ ਨੂੰ ਮਾਰਨਾ ਚਾਹੀਦਾ ਹੈ।੨੬। 


ਦੰਹਰਾ 

ਤਦ ਬੇਗਮ ਨੇ ਉਸ ਸਖੀ ਨੂੰ ਇਸ ਤਰ੍ਹਾਂ ਸਿਖਾਇਆ ਕਿ ਇਸ ਨੂੰ ਭੂਤ ਕਹਿ ਕੇ 
ਚਾਂਦਨੀ ਚੌਕ _ਵਿਚ _ਗਡ _ਦਿਓ।੨੭। 
ਚੱਪਣਾ 

ਉਹ ਸਖੀ (ਉਸ ਨੂੰ) ਮਾਰਨ ਲਈ ਲਿਆ ਰਹੀ ਸੀ ਅਤੇ (ਉਹ) ਮੂਰਖ ਦੇਗ ਵਿਚ 
ਪਿਆ ਹੋਇਆ ਜਾ ਰਿਹਾ ਸੀ। (ਉਹ) ਸਮਝ ਰਿਹਾ ਸੀ ਕਿ ਅਜ ਬੇਗਮ ਨੂੰ ਪ੍ਰਾਪਤ ਕਰਾਂਗਾ 
ਅਤੇ ਉਸ ਨਾਲ ਕਾਮ-ਕ੍ਰੀੜਾ _ਕਰਾਂਗਾ।੨੮। 

(ਉਹ ਸਖੀ) ਦੇਗ ਨੂੰ ਲੈ ਕੇ ਉਥੇ ਆ ਪਹੁੰਚੀ ਜਿਥੇ ਕਾਜ਼ੀ ਅਤੇ ਮੁਫ਼ਤੀ (ਕਾਜ਼ੀ ਦਾ 
ਮੁਨਸ਼ੀ) ਸਭ _ਬੈਠੇ _ਸਨ। ਜਿਥੇ _ਕੋਤਵਾਲ ਚੌਬੂਤਰੇ ਉਤੇ ਬੈਠ ਕੇ ਨਿਆਂ ਚੁਕਾਉਣ ਲਈ ਦੰਡ 
ਦਿੰਦਾ ਸੀ।੨੯। 
ਆਲ ਨੰ _/ਕਹ-- 
ਦੰਹਰਾ 

ਹੇ ਕਾਜ਼ੀ! ਇਸ ਦੇਗ ਵਿਚ ਇਕ ਭੂਤ ਹੈ, (ਉਸ ਦਾ) ਕੀ ਨਿਆਂ ਕੀਤਾ ਜਾਏ। ਕਹੋ, 
ਤਾਂ ਇਸ ਨੂੰ ਗਡ ਦਿੱਤਾ ਜਾਏ ਜਾਂ ਕਹੋ ਤਾਂ ਸਾੜ ਦਿੱਤਾ ਜਾਏ। ੩0। ਤਦ ਕਾਜ਼ੀ ਨੇ ਇੰਜ 
ਕਿਹਾ--ਹੇ ਸੁੰਦਰੀ! ਮੇਰੀ _ਗੌਲ _ਸੁਣ। ਇਸ ਨੂੰ ਜੀਉਂਦੇ ਜੀ ਗਡ ਦੇਣਾ ਚਾਹੀਦਾ ਹੈ। (ਜੇ 
ਇਸ ਨੂੰ) ਛਡ ਦੇਈਏ ਤਾਂ ਕਿਸੇ (ਹੋਰ) ਨੂੰ ਮਾਰ ਦੇਵੇਗਾ।੩੧। 


ਨ ਸੀ _ਦਸਮ-ਗ੍ਰੰਥ _ਸਾਹਿਬ 


ਕੋਟਵਾਰ ਕਾਜੀ _ਜਬੈ _ਮੁਫਤੀ ਆਯਸੁ _ਕੀਨ। 
ਦੇਗ ਸਹਿਤ ਤਹ ਭੂਤ ਕਹਿ _ਗਾਡਿ ਗੋਰਿ ਮਹਿ ਦੀਨ। ੩੨। 
ਜੀਤਿ _ਰਹਿਯੋ ਦਲ ਸਾਹ ਕੋ ਗਯੋ ਖਜਾਨਾ _ਖਾਇ। 
ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ। ੩੩। ੧। 
ਮਤੁ ਸ਼ਭਮ ਸਤ) _੮੨/ 55੭੫/ %ਫਲੀੰ/ 
ਦੰਹਰਾ 
ਰਾਜੌਰੀ ਕੇ ਦੇਸ ਮੈ ਰਾਜਪੁਰੋ ਇਕ _ਗਾਉ। 
ਤਹਾ ਏਕ ਗੂਜਰ ਬਸੈ ਰਾਜ ਮਲ ਤਿਹ ਨਾਉ। ੧। 


ਚੱਲ? 
ਰਾਜੋ ਨਾਮ ਏਕ ਤਿਹ _ਨਾਰੀ। ਸੁੰਦਰ ਅੰਗ _ਬੰਸ _ਉਜਿਯਾਰੀ। 
ਤਿਹ ਇਕ ਨਰ ਸੌ ਨੇਹ _ਲਗਾਯੋ। _ਗੂਜਰ ਭੇਦ ਤਬੈ _ਲਖਿ ਪਾਯੋ। ੨। 


ਜਾਰ _ਲਖ੍ਯੋ ਗੂਜਰ ਮੁਹਿ ਜਾਨ੍ਯੋ। ਅਧਿਕ ਚਿਤ ਭੀਤਰ ਡਰ ਮਾਨ੍ਯੋ। 
ਛਾਡਿ ਗਾਵ ਤਿਹ ਅਨਤ ਸਿਧਾਯੋ। ਬਹੁਰਿ ਨ ਤਾ ਕੋ ਦਰਸੁ ਦਿਖਾਯੋ। ੩। 


ਦੰਹਰਾ 
ਰਾਜੋ _ਬਿਛੁਰੇ ਯਾਰ ਕੇ ਚਿਤ ਮੈ ਭਈ ਉਦਾਸ। 
ਨਿਤਿ ਚਿੰਤਾ ਮਨ ਮੈ ਕਰੈ ਮੀਤ ਮਿਲਨ ਕੀ _ਆਸ। ੪। 
ਦੱਪਲ? 
ਯਹਿ ਸਭ ਭੇਦ ਗੂਜਰਹਿ ਜਾਨ੍ਯੋ। ਤਾ ਸੋ ਪ੍ਰਗਟ ਨ ਕਛੂ _ਬਖਾਨ੍ਯੋ। 
ਚਿੰਤਾ ਯਹੇ ਕਰੀ ਮਨ ਮਾਹੀ। ਯਾ ਕੇ ਧਨ ਛੋਡੌ ਗ੍ਰਿਹ ਨਾਹੀ। ੫। 
ਦੰਹਰਾ 
ਪਤਿਯਾ _ਲਿਖੀ ਬਨਾਇ ਕੈ ਤਵਨ ਮੀਤ _ਕੇ _ਨਾਮ। 
ਏਕ ਅਤਿਥ ਕੋ ਹਾਥ ਦੈ ਪਠੀ ਤ੍ਰਿਯਾ ਕੇ ਧਾਮ। ੬। 


ਚੱਪਣਾ 
ਜਬ _ਪਤਿਯਾ _ਤਿਨ ਛੋਰਿ _ਬਚਾਈ। _ਮੀਤ ਨਾਮ ਸੁਨਿ _ਕੰਠ _ਲਗਾਈ। 
ਯਹੈ _ਯਾਰਿ ਲਿਖਿ ਤਾਹਿ ਪਠਾਯੋ। ਤੁਮ ਬਿਨੁ ਅਧਿਕ ਕਸਟ ਹਮ _ਪਾਯੋ। _੭। 


ਪਤਿਯਾ ਮੈ _ਲਖਿ ਯਹੈ ਪਠਾਯੋ। ਤੁਮ ਬਿਨ ਹਮ ਸਭ ਕਿਛੁ _ਬਿਸਰਾਯੋ। 
ਹਮਰੀ ਸੁਧਿ ਆਪਨ ਤੁਮ _ਲੀਜਹੁ। ਕਛੂ ਧਨੁ _ਕਾਢਿ ਪਠੈ ਮੁਹਿ ਦੀਜਹੁ। ੮। 


ਚਰਿਤ੍ਰ ਪਾਖਿਆਨ ੨੯੯ 


ਕਾਜ਼ੀ ਦੇ ਮੁਫ਼ਤੀ ਨੇ ਜਦੋਂ _ਕੋਤਵਾਲ ਨੂੰ ਆਗਿਆ ਦਿੱਤੀ ਤਾਂ ਉਸ ਨੂੰ ਭੂਤ ਕਹਿ 
ਕੇ ਦੇਗ ਸਮੇਤ ਕਬਰ ਵਿਚ ਦਬ ਦਿੱਤਾ।੩੨। ਬਾਦਸ਼ਾਹ ਦਾ ਦਲ ਜਿੱਤ ਗਿਆ ਅਤੇ 
ਖੁਜ਼ਾਨੇ ਨੂੰ ਲੁਟ ਕੇ ਲੈ ਗਿਆ, ਉਸ ਨੂੰ ਇਸਤਰੀ ਨੇ ਭੂਤ ਕਹਿ ਕੇ ਕਬਰ ਵਿਚ _ਦਬਵਾ 
ਦਿੱਤਾ।੩੩। 


/ਏਥੋ ਸੀ_ਲਾਠਤੁੰਪ/ਖਆਨ ਦੇ ਤੁੰਆ ਯਾਰਤ੍ਹ` ਦੇ ਅੰਹੀੰ ਭੂਆ ਸੰਵਾਦ ਦੇ ੮੨ਵ' ਲਾਰੜ੍ਹ ਦੀ ਸ਼ਮਪਤੀ 
ਭਾ ਲਭ _ਹੰ/ _੮੨/ 5%੭੫/ ਚਲਦਾ? 


ਦੰਹਰਾ 


ਰਾਜੌਰੀ ਦੇਸ (ਰਿਆਸਤ) ਵਿਚ ਰਾਜਪੁਰ ਨਾਂ ਦਾ ਇਕ ਪਿੰਡ ਸੀ। ਉਥੇ ਇਕ ਗੁਜਰ 
ਰਹਿੰਦਾ ਸੀ ਜਿਸ ਦਾ ਨਾਂ ਰਾਜ ਮੌਲ ਸੀ।੧। 
ਚੱਪਾਣ 

ਉਸ ਦੀ ਰਾਜੋ ਨਾਂ ਦੀ ਇਕ ਇਸਤਰੀ ਸੀ ਜੋ ਸੁੰਦਰ ਸ਼ਰੀਰ ਉਂ 
ਸੀ। ਉਸ ਨੇ ਇਕ ਬੰਦੇ ਨਾਲ ਪ੍ਰੇਮ ਪਾਲ _ਲਿਆ। ਤਦੋਂ ਗੁਜਰ ਇਸ ਭੇਦ 
ਗਿਆ।੨। 

ਯਾਰ ਨੇ ਸਮਝ ਲਿਆ ਕਿ ਗੁਜਰ ਮੈਨੂੰ ਜਾਣ ਗਿਆ ਹੈ। ਉਸ ਨੇ ਮਨ 
ਡਰ _ਮੰਨਿਆ। ਉਹ ਪਿੰਡ ਛਡ ਕੇ ਕਿਤੇ ਹੋਰ ਚਲਾ ਗਿਆ ਅਤੇ ਫਿਰ ਉਸ 
ਸ਼ਕਲ ਨ ਵਿਖਾਈ।੩। 
ਦੰਹਰਾ” 

ਯਾਰ ਦੇ ਵਿਛੜਨ ਕਰ ਕੇ ਰਾਜੋ ਚਿਤ ਵਿਚ ਉਦਾਸ ਹੋ _ਗਈ। _ਮਿਤਰ ਨੂੰ ਮਿਲਣ 
ਦੀ ਆਸ ਵਿਚ ਨਿੱਤ ਮਨ ਵਿਚ _ਸੋਚਦੀ।੪। 
ਚੱਪਾਣ 

ਇਹ ਸਾਰਾ ਭੇਦ ਗੁਜਰ ਵੀ ਸਮਝ ਗਿਆ, ਪਰ 
ਆਖਿਆ। ਉਸ ਨੇ ਮਨ ਵਿਚ ਇਹ ਸੋਚ ਕੀਤੀ ਕਿ ਇਸ 
ਰਹਿਣ ਦਿਆਂਗਾ।੫। 


ਹੈਂ 
ਹਰ 
॥2੧> ਤੀ 
ਜੈ 3 


ਉਸ ਨੂੰ 
ਦੇ 


ਦੰਹਰਾ 

ਉਸ (ਗੁਜਰ) ਨੇ ਉਸ ਦੇ ਮਿਤਰ ਦੇ ਨਾਂ ਤੇ ਇਕ ਚਿੱਠੀ ਲਿਖੀ ਅਤੇ ਇਕ ਸਾਧ ਦੇ 
ਹੱਥ ਦੇ ਕੇ (ਉਸ) ਇਸਤਰੀ ਦੇ ਘਰ ਭੇਜ ਦਿੱਤੀ। ੬। 
ਚੱਪਣਾ 

ਜਦ ਉਸ ਨੇ ਸਾਰੀ ਚਿੱਠੀ ਖੋਲ੍ਹ ਕੇ ਪੜ੍ਹਵਾਈ ਤਾਂ ਮਿਤਰ ਦਾ ਨਾਂ ਸੁਣ ਕੇ ਗਲ ਨਾਲ 
ਲਾ ਲਈ। ਯਾਰ ਨੇ ਉਸ ਨੂੰ ਇਹ ਲਿਖ ਭੇਜਿਆ ਕਿ ਤੇਰੇ ਬਿਨਾ ਮੈਂ ਬਹੁਤ ਦੁਖ ਪਾਇਆ 
ਹੈ।੭। 


ਚਿੱਠੀ ਵਿਚ ਇਹ ਵੀ ਲਿਖ ਭੇਜਿਆ ਕਿ ਤੇਰੇ ਬਿਨਾ ਮੈਂ ਸਭ ਕੁਝ ਭੁਲਾ ਦਿੱਤਾ ਹੈ। 
ਮੇਰੀ ਸੁਰਤ ਤੂੰ ਆਪ ਲੈ ਅਤੇ ਕੁਝ ਧਨ ਕਢ ਕੇ ਮੈਨੂੰ _ਭੇਜ।੮। 


੩00 


ਦੰਹਰਾ 
ਸੁਨਤ _ਬਾਤ ਮੂਰਖ ਤ੍ਰਿਯਾ ਚਿਤ ਮੈ ਭਈ ਪੂਸੰਨ੍ਯ। 
ਮੀਤ _ਚਿਤਾਰਿਯੋ ਆਜੁ _ਮੁਹਿ ਧਰਨੀ _ਤਲਹੌ _ਧੰਨ੍ਯ। _੯। 
ਚੱਧਾਣ? 
ਭੇਜਿ ਕਾਹੂ ਤ੍ਰਿਯ ਇਹੈ _ਸਿਖਾਯੋ। _ਲਿਖਿ _ਪਤਿਯਾ ਮੈ _ਯਹੈ _ਪਠਾਯੋ। 
ਪ੍ਰਾਤ ਸਮੈ ਪਿਛਵਾਰੇ _ਐਹੌ। ਦੁਹੂੰ _ਹਾਥ _ਭਏ _ਤਾਲ _ਬਜੈਹੌ। _੧0। 


ਜਬ ਤਾਰੀ _ਸੂਵਨਨ ਸੁਨਿ ਪੈਯਹੁ। _ਤੁਰਤੁ ਤਹਾ ਆਪਨ ਉਠਿ _ਐਯਹੁ। 

ਕਾਂਧ ਉਪਰਿ ਕਰਿ ਥੈਲੀ ਲੈਯਹੁ। ਮੇਰੋਂ _ਕਹਿਯੋ _ਮਾਨਿ _ਤ੍ਰਿਯ ਲੈਯਹੁ। _੧੧। 
ਪ੍ਰਾਤ ਸਮੈ ਤਾਰੀ ਤਿਨ _ਕਰੀ। ਸੁ ਧੁਨਿ ਕਾਨ ਤ੍ਰਿਯਾ ਕੇ _ਪਰੀ। 

ਥੈਲੀ ਕਾਂਧ ਊਪਰ ਕਰਿ ਡਾਰੀ। ਭੇਦ ਨ ਲਖ੍ਯੋ ਦੈਵ ਕੀ ਮਾਰੀ। ੧੨। 


ਦੰਹਰਾ 
ਯੌ ਹੀ ਬਾਰ ਛਿ ਸਾਤ ਕਰਿ ਲਯੋ ਦਰਬੁ ਸਭ ਛੀਨ। 
ਭੇਦ ਨ ਮੂਰਖ ਤਿਯ _ਲਖ੍ਯੋ ਕਹਾ ਜਤਨ ਇਹ _ਕੀਨ। _੧੩। 


ਚੱਪਣਾ 
ਯਾਹੀ ਜਤਨ _ਸਕਲ ਧਨ _ਹਰਿਯੋ। _ਰਾਨੀ ਹੁਤੇ ਰੰਕ ਤਹ _ਕਰਿਯੋ। 
ਹਾਥ ਮਿਤ੍ਰ ਕੇ ਦਰਬੁ ਨ _ਆਯੋ। _ਨਾਹਕ _ਅਪਨੋ _ਮੂੰਡ ਮੁੰਡਾਯੋ। ੧੪। ੧। 
ਮਤੁ ਸਭਨ ਮਤੁ? _੮=/ 95੮੯/ ਅਠਹੀੰ/ 
ਦੰਹਰਾ 
ਮਹਾਰਾਸਟੂ ਕੇ ਦੇਸ ਮੈ _ਮਹਾਰਾਸਟੂ ਪਤਿ _ਰਾਵ। 
ਦਰਬੁ _ਬਟਾਵੈ ਗੁਨਿ ਜਨਨ ਕਰਤ _ਕਬਿਨ ਕੋ __ਭਾਵ। _੧। 
ਚੱਪਣਾ 
ਇੰਦੂ ਮਤੀ ਤਾ ਕੀ ਪਟਰਾਨੀ। _ਸੁੰਦਰਿ ਸਕਲ ਭਵਨ ਮੈ _ਜਾਨੀ। 
ਅਤਿ ਰਾਜਾ ਤਾ ਕੇ ਬਸਿ ਰਹੈ। ਜੋ ਵਹੁ ਕਹੈ ਵਹੈ ਨ੍ਰਿਪ ਕਹੈ। ੨। 


ਦਾਹਰਾ 
ਮੋਹਨ ਸਿੰਘ ਸਪੂਤ ਸਭ ਦਾ ਵੜ _ਦੇਸਹਿ ਏਸ। 
ਮਹਾਰਾਸਟੂ ਪਤਿ ਨਗਰ ਮੈ ਗਯੋ ਅਥਿਤ ਕੇ _ਭੇਸ। ੩। 


ਚਰਿਤ੍ਰ ਪਾਖਿਆਨ ੩0੧ 


ਦੰਹਰਾ 

(ਇਹ) ਗੱਲ ਸੁਣ ਕੇ ਮੂਰਖ ਇਸਤਰੀ ਮਨ ਵਿਚ _ਬਹੁਤ ਪ੍ਰਸੰਨ ਹੋ _ਗਈ। _(ਸੋਚਣ 
ਲਗੀ ਕਿ) ਅਜ ਮਿਤਰ ਨੇ ਮੈਨੂੰ ਯਾਦ ਕੀਤਾ ਹੈ, (ਮੈਂ) ਧਰਤੀ ਉਤੇ ਧੰਨ ਹਾਂ।੯। 
ਚੱਪਣਾ 

ਕਿਸੇ ਨੂੰ ਭੇਜ ਕੇ ਇਸਤਰੀ ਨੂੰ ਇਹ ਸਮਝਾਇਆ ਅਤੇ ਚਿੱਠੀ ਵਿਚ ਵੀ ਇਹ ਲਿਖ 
ਭੇਜਿਆ ਕਿ ਪ੍ਰਭਾਤ ਵੇਲੇ ਪਿਛਲੇ ਪਾਸੇ ਆਵਾਂਗਾ ਅਤੇ ਦੋਹਾਂ ਹੱਥਾਂ ਨਾਲ ਤਾੜੀ 
ਵਜਾਵਾਂਗਾ।੧0। 

ਜਿਸ ਵੇਲੇ (ਤੂੰ) ਕੰਨਾਂ ਨਾਲ ਤਾੜੀ (ਦੀ ਆਵਾਜ਼) ਸੁਣੇਗੀ ਤਾਂ ਤੁਰੰਤ ਆਪ ਉਠ ਕੇ 
ਉਥੇ ਆ ਜਾਈਂ। ਕੰਧ ਉਪਰ ਥੈਲੀ ਲਿਆ ਕੇ ਰਖ ਦੇਈਂ। ਹੇ ਇਸਤਰੀ! ਮੇਰਾ ਕਿਹਾ ਮੰਨ 
ਲਈ'।੧੧। 

ਸਵੇਰ ਵੇਲੇ ਉਸ ਨੇ _ਤਾੜੀ _ਵਜਾਈ। _ਉਸ ਦੀ ਆਵਾਜ਼ ਇਤਸਰੀ ਦੇ 
ਪਈ। _(ਉਸ ਨੇ) ਥੈਲੀ ਕੰਧ ਉਪਰ _ਰਖ _ਦਿੱਤੀ। ਪਰ _ਦੈਵ ਦੀ ਮਾਰੀ ਨੇ 
ਸਮਝਿਆ।੧੨। 
ਦੰਹਰਾ 

ਇਸ ਤਰ੍ਹਾਂ ਛੇ ਸੌਤ ਵਾਰ ਕਰ ਕੇ (ਉਸ ਇਸਤਰੀ ਤੋਂ) ਸਾਰਾ ਧਨ _ਹਥਿਆ _ਲਿਆ। 
ਉਸ ਮੂਰਖ ਇਸਤਰੀ ਨੇ ਭੇਦ ਨੂੰ ਨ ਸਮਝਿਆ ਕਿ ਇਸ (ਪਤੀ) ਨੇ ਕੀ ਯਤਨ ਕੀਤਾ 
ਹੈ।੧੩। 
ਜੱਪਣਾ 

ਇਸ ਯਤਨ ਨਾਲ (ਉਸ ਗੁਜਰ ਨੇ) ਸਾਰਾ ਧਨ ਹਰ _ਲਿਆ। ਰਾਣੀ ਹੁੰਦੀ ਨੂੰ ਗ਼ਰੀਬ 
ਕਰ _ਦਿੱਤਾ। (ਉਹ) ਧਨ ਮਿਤਰ ਦੇ ਹੱਥ ਨ ਆਇਆ। ਵਿਅਰਥ _ਵਿਚ ਆਪਣਾ _ਸਿਰ 
ਮੁੰਨਵਾ ਲਿਆ। ੧੪। 

/ਏਥੋਂ ਹੀ ਲਾਨਤੁੱਪ/#ਆਨ ਦੇ ਰਲ ਲਾਠਤ੍ਹ ਦੇ ਮੰਤ ਝੂਪ ਸੰਵਾਏ ਦੇ ੮ੜਵ” ਲਾਰੜ੍ਹ ਦੀ ਸਮਾਪਤੀ 

ਅਭ ਲਭ ਹੰ/ _੮੩/ 9#੮੯/ ਜਲਦਾ/ 


ਦੰਹਰਾ 

ਮਹਾਰਾਸ਼ਟਰ ਦੇਸ ਵਿਚ ਇਕ ਮਹਾਰਾਸ਼ਟਰ ਪਤੀ (ਨਾਂ) ਦਾ ਰਾਜਾ ਸੀ। ਉਹ ਗੁਠਵਾਨਾਂ 
ਨੂੰ ਧਨ ਵੰਡਦਾ ਸੀ ਅਤੇ ਕਵੀਆਂ _ਨਾਲ _ਸਨੇਹ _ਕਰਦਾ _ਸੀ।੧। 
ਚੱਪਾਣ 

ਉਸ ਦੀ ਇੰਦੂ ਮਤੀ ਨਾਂ ਦੀ ਪਟਰਾਣੀ ਸੀ। ਉਹ ਸਾਰਿਆਂ ਲੋਕਾਂ ਵਿਚ ਸੁੰਦਰ ਜਾਣੀ 
ਜਾਂਦੀ ਸੀ। ਰਾਜਾ ਉਸ ਦੇ ਬਹੁਤ ਵਸ ਵਿਚ ਰਹਿੰਦਾ ਸੀ। ਜੋ ਉਹ ਕਹਿੰਦੀ ਸੀ, ਰਾਜਾ ਉਹੀ 
ਕੁਝ ਕਹਿੰਦਾ _ਸੀ।੨। 
ਦੰਹਰਾ” 

ਸਾਰੇ ਦ੍ਰਾ ਵੜ ਦੇਸ ਦੇ ਰਾਜੇ ਦਾ ਪੁੱਤਰ ਮੋਹਨ ਸਿੰਘ ਮਹਾਰਾਸ਼ਟਰ ਪਤੀ ਦੇ ਨਗਰ 
ਵਿਚ ਜੋਗੀ ('ਅਥਿਤ”) ਦੇ ਭੇਸ ਵਿਚ _ਗਿਆ।੩। 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਜਬ ਰਾਨੀ ਤਿਹ ਓਰ _ਨਿਹਾਰਿਯੋ। _ਯਹੈ ਆਪਨੇ ਹਿਿਦੈ ਬਿਚਾਰਿਯੋ। 
ਜੋਗਿਨ ਯਹ ਰਾਜਾ ਸੋ ਲਹਿਯੈ। ਭੇਜਿ ਮਾਨੁਖਨ ਯਾ ਕੌ _ਗਹਿਯੈ। ੪। 


ਦੰਹਾਰਾ 
ਭੇਜਿ _ਮਾਨੁਖਨ ਗਹਿ _ਲਯੋ_ਲੀਨੋ ਧਾਮ _ਬੁਲਾਇ। 
ਦੁਹਿਤਾ ਦਈ ਬਿਵਾਹਿ ਕੈ ਜਾਨਿ ਦੇਸ ਕੌ ਰਾਇ। ੫। 
ਬਚਨ ਸੁਨਤ ਨ੍ਰਿਪ ਰਿਸਿ ਭਰਿਯੋ ਛੋਡਿ ਰਾਮ ਕੋ ਜਾਪ। 
ਦੁਹਿਤਾ ਦਈ ਬਿਵਾਹਿ ਤਿਹ ਜਾ ਕੈ ਮਾਇ ਨ ਬਾਪ। ੬। 
ਰਾਜ਼ਾ ਲਾਲ 
ਦੱਖਣ? 
ਮਾਇ ਨ ਬਾਪ ਜਾਨਿਯਤ ਜਾ_ਕੌ। ਦੁਹਿਤਾ ਕਹੂ _ਦੀਜਿਯਤ ਤਾ ਕੌ। 
ਯਾ ਕੌ ਅਬੈ ਬਾਂਧਿ ਕਰਿ ਮਾਰੋਂ। ਰਾਨੀ ਦੁਹਤਾ ਸਹਿਤ ਸੰਘਾਰੋਂ। ੭। 


ਰਾਨੀ ਬਚਨ ਸੁਨਤ ਡਰਿ _ਗਈ। _ਚੀਨਤ ਕਛੂ ਉਪਾਇ ਨ ਭਈ। 
ਜਾ ਤੇ ਜਾਮਾਤਾ ਨਹਿ _ਮਰਿਯੈ। ਸੁਤਾ ਸਹਿਤ ਇਹ ਜਿਯਤ _ਨਿਕਰਿਯੈ। ੮। 


ਰਾਨੀ ਏਕ _ਮੰਗਾਇ _ਪਿਟਾਰੋ। ਦੁਹੂੰਅਨ ਦੁਹੂੰ _ਕਨਾਰੇ ਡਾਰੋ। 
ਏਕ _ਪਿਟਾਰੋ ਔਰ ਮੰਗਾਯੋ। ਵਹ _ਪਿਟਾਰ ਤਿਹ ਭੀਤਰ ਪਾਯੋ। ੯। 


ਦੰਹਾਰਾ 
ਅੰਤਰ ਹੂੰ ਕੇ _ਪਿਟਾਰ ਮੈ _ਡਾਰੇ ਰਤਨ ਅਪਾਰ। 
ਤਿਹ _ਢਕਨੌ ਦੈ _ਦੁਤਿਯ ਮੈ ਦਈ ਮਿਠਾਈ ਡਾਰਿ। ੧0। 


ਚੱਪਲਾਂ 


ਦੁਤਿਯ _ਪਿਟਾਰ ਮਿਠਾਈ _ਡਾਰੀ। ਵਹ _ਪਿਟਾਰ ਨਹਿ ਦੇਤ ਦਿਖਾਰੀ। 
ਸਭ ਕੋ ਦ੍ਰਿਸਟਿ ਸਿਰੀਨੀ ਆਵੈ। ਤਾ ਕੋ ਭੇਦ ਨ ਕੋਉ ਪਾਵੈ। ੧੧। 


ਪਠੇ _ਚੇਰਿ ਯਹ ਨ੍ਰਿਪਤਿ ਬੁਲਾਯੋ। _ਗਹਿ _ਬਹਿਯਾ _ਸਭ _ਸਦਨ _ਦਿਖਾਯੋ। 
ਹਮ ਕਾ ਤੁਮ ਤੇ ਨੈਕ ਨ ਡਰਿ ਹੈ। ਬਿਨੁ ਤਵ ਕਹੇ ਸਗਾਈ ਕਰਿ ਹੈ। ੧੨। 


ਰਾਨਾੰ ਭਾਜ 
ਦੰਹਰਾ 
ਚਿਤ ਕੋ ਸੋਕ ਨਿਵਾਰਿ ਕੈ ਰਾਵ ਕਚਹਿਰੀ ਜਾਹੁ। 
ਤਵ ਹਿਤ ਧਰੀ ਬਨਾਇ ਕੈ _ਚਲਹੁ _ਮਿਠਾਈ ਖਾਹੁ। _੧੩। 


ਚਰਿਤ੍ਰ ਪਾਖਿਆਨ ੩0੩ 


ਬੈਦਿਆਂ ਨੂੰ ਭੇਜ ਕੇ (ਉਸ ਨੂੰ) ਪਕੜਵਾ ਲਿਆ ਅਤੇ ਘਰ ਬੁਲਾ _ਲਿਆ। (ਉਸ ਨੂੰ) 
(ਕਿਸੇ) ਦੇਸ ਦਾ ਰਾਜਾ ਸਮਝ _ਕੇ ਆਪਣੀ ਲੜਕੀ ਵਿਆਹ ਦਿੱਤੀ।੫। ਇਹ ਗੱਲ ਸੁਣ ਕੇ 
ਰਾਜਾ ਰਾਮ ਨਾਮ ਦਾ ਜਾਪ ਛਡ ਕੇ ਕ੍ਰੋਧ ਨਾਲ ਭਰ ਗਿਆ (ਅਤੇ ਕਹਿਣ ਲਗਾ ਕਿ ਉਸ 
ਨੂੰ) ਲੜਕੀ ਵਿਆਹ ਦਿੱਤੀ ਹੈ ਜਿਸ ਦੀ ਨ ਕੋਈ ਮਾਂ ਹੈ ਅਤੇ ਨ ਪਿਓ।੬। 


ਰਾਜੇ ਨੰ _/ਨੈਹਾ-- 
ਦੱਖਣ? 

ਜਿਸ ਦੇ ਮਾਂ ਪਿਓ ਦਾ ਪਤਾ ਨਹੀਂ, ਉਸ ਨੂੰ ਕਿਸ ਲਈ ਆਪਣੀ ਲੜਕੀ ਵਿਆਹ 
ਰਹੀ ਹੈਂ। ਇਸ (ਜੋਗੀ) ਨੂੰ ਹੁਣ ਬੰਨ੍ਹ ਕੇ ਮਾਰ ਦਿਓ ਰਾਣੀ ਨੂੰ 


ਨੂੰ ਦੋਹਾਂ _ਸਿਰਿਆਂ ਉਤੇ 
ਦਿੱਤਾ। ਇਕ _ਪਿਟਾਰਾ ਹੋਰ _ਮੰਗਵਾਇਆ ਅਤੇ _ਉਹ _ਪਿਟਾਰਾ _ਉਸ _ਪਿਟਾਰੇ ਵਿਚ 
ਦਿੱਤਾ।੯। 
ਦੰਹਰਾ 


ਅੰਦਰਲੇ _ਪਿਟਾਰੇ ਵਿਚ ਬਹੁਤ ਸਾਰੇ ਰਤਨ ਪਾ _ਦਿੱਤੇ। ਉਸ ਨੂੰ ਢਕਣਾ ਦੇ ਕੇ ਦੂਜੇ 
ਵਿਚ ਮਠਿਆਈ ਪਾ ਦਿੱਤੀ।੧0। 
ਜੱਪਣਾ 

ਦੂਜੇ ਪਿਟਾਰੇ ਵਿਚ ਮਠਿਆਈ ਪਾ_ ਦਿੱਤੀ (ਜਿਸ ਕਰ ਕੇ) ਉਹ (ਅੰਦਰਲਾ) _ਪਿਟਾਰਾ 
ਵਿਖਾਈ ਨਹੀਂ ਦਿੰਦਾ ਸੀ। ਸਭ ਨੂੰ ਮਠਿਆਈ ਹੀ ਨਜ਼ਰ ਆਉਂਦੀ। ਉਸ ਦੇ ਭੇਦ ਨੂੰ ਕੋਈ 
ਨ ਸਮਝ _ਸਕਿਆ।੧੧। 

ਉਸ (ਰਾਣੀ) ਨੇ ਦਾਸੀ ਭੇਜ ਕੇ ਰਾਜੇ ਨੂੰ ਬੁਲਾਇਆ ਅਤੇ ਬਾਂਹ ਪਕੜ _ਕੇ ਸਾਰਾ 
ਮਹੱਲ ਵਿਖਾਇਆ। ਕੀ ਸਾਨੂੰ ਤੁਹਾਡਾ ਜ਼ਰਾ ਜਿੰਨਾ ਵੀ ਡਰ ਨਹੀਂ ਹੈ ਕਿ ਤੁਹਾਡੇ ਕਹੇ ਬਿਨਾ 
(ਅਸੀਂ) _ਮੌਗਣੀ ਕਰ _ਦਿੱਤੀ _ਹੈ।੧੨। 
ਰਾਣਾ ਨੰ /ਕਹਾ-- 
ਦੰਹਰਾ 

ਹੇ ਰਾਜਨ! ਮਨ ਦਾ ਦੁਖ ਦੂਰ ਕਰ ਕੇ ਕਚਹਿਰੀ (ਦਰਬਾਰ) ਵਿਚ _ਜਾਓ। (ਮੈਂ) 
ਤੁਹਾਡੇ ਲਈ ਮਠਿਆਈ ਬਣਾਈ ਹੈ, ਚਲ ਕੇ ਉਸ ਨੂੰ ਖਾਓ।੧੩। 


੩0੪ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਛੋਰਿ ਪਿਟਾਰਿ ਪਕਵਾਨ ਖਵਾਯੋ। _ਵਹ ਕਛੂ _ਭੇਦ ਰਾਇ ਨਹਿ ਪਾਯੋ। 
ਪੁਨਿ ਇਹ _ਕਹਿਯੋ ਦਾਨ ਕਰਿ _ਦੀਜੈ। ਮੇਰੋ _ਕਹਿਯੋ ਮਾਨ ਨ੍ਰਿਪ ਲੀਜੈ। _੧੪। 


ਜਬ _ਪਿਟਾਰ ਤਿਹ ਛੋਰਿ _ਦਿਖਾਯੋ। ਅਤਿ ਡਰ _ਜਾਮਾਤਾ ਮਨ ਆਯੋ। 
ਅਬ ਹੀ ਮੋਕਹ ਪਕਰਿ _ਨਿਕਰਿ ਹੈ। _ਬਹੁਰੋਂ ਬਾਂਧਿ ਮਾਰਹੀ ਡਰਿ ਹੈ। ੧੫। 


ਹੌ ਇਹ ਨੌਰ ਆਨ ਤ੍ਰਿਯ _ਮਾਰਿਯੋ। ਅਬ ਉਪਾਇ ਕ੍ਯਾ ਕਰੋ _ਬਿਚਾਰਿਯੋ। 
ਕਾ ਸੌ ਕਹੋ ਸੰਗ ਕੋਊ ਨਾਹੀ। ਇਹ ਚਿੰਤਾ ਤਾ ਕੇ ਮਨ ਮਾਹੀ। ੧੬। 


ਦੰਹਰਾ 
ਸਸਤੁ _ਅਸਤੁ _ਘੋਰਾ ਨਹੀ ਸਾਥੀ ਸੰਗ ਨ _ਕੋਇ। 
ਅਤਿ ਮੁਸਕਿਲ ਮੋ ਕੋ ਬਨੀ ਕਰਤਾ ਕਰੈ ਸੁ ਹੋਇ। ੧੭। 
ਸਾਥੀ ਕੋਊ ਸੰਗ ਨਹੀ ਕਾ_ਸੋ_ਕਰੋ ਪੁਕਾਰ। 
ਮਨਸਾ _ਬਾਚਾ__ਕਰਮਨਾ ਮੋਹਿ _ਹਨਿ ਹੈ _ਨਿਰਧਾਰ। _੧੮। 
ਖਾਇ _ਮਿਠਾਈ _ਰਾਵ _ਤਬ _ਦੀਯੋ_ਪਿਟਾਰੋ _ਦਾਨ। 
ਵਹ ਬਿਵਾਹਿ ਤਿਹ ਲੈ ਗਯੋ ਅਧਿਕ ਹ੍ਿਦੈ ਸੁਖੁ _ਮਾਨਿ। ੧੯। 
ਦੁਹਿਤ _ਜਾਮਾਤਾ ਸਹਿਤ _ਜੀਯਤ _ਦਯੋਂ _ਪਠਾਇ। 
ਸਭ _ਦੇਖਤ ਦਿਨ _ਕਾਢਿਯੋ_ਨ੍ਰਿਪਹਿ _ਮਠਾਈ _ਖ੍ਹਾਇ। _੨0। 


ਦੱਪਣ? 
ਬਨਿਤਾ _ਚਰਿਤ _ਹਾਥ ਨਹਿ _ਆਯੋ। ਦੈਵ ਦੈਤ _ਕਿਨਹੂੰ ਨਹਿ ਪਾਯੋ। 
ਤ੍ਰਿਯਾ ਚਰਿਤਰ ਨ ਕਿਸਹੂ ਕਹਿਯੈ। ਚਿਤ ਮੈ ਸਮਝਿ ਮੋਨਿ ਹੂੈ ਰਹਿਯੋ। ੨੧। ੧। 
ਮਤੁ _ਨਭਮ ਸ੍ਤ/ _੮੪/ 9057/ ਅਠਲੂੰ/ 
ਦੱਖਣ? 
ਉਰੀਚੰਗ _ਉਚਿਸੂਵ _ਰਾਜਾ। ਜਾ ਕੀ _ਤੁਲਿ ਕਹੂੰ ਨਹਿ ਸਾਜਾ। 
ਰੂਪ ਕਲਾ ਤਾ ਕੀ ਵਰ ਨਾਰੀ। ਮਾਨਹੁ ਕਾਮ ਕੰਦਲਾ ਪ੍ਯਾਰੀ। _੧। 


ਚਰਿਤ੍ਰ ਪਾਖਿਆਨ ੩0੫ 


ਚੱਪਾਣ 

(ਉਸ ਨੇ) ਪਿਟਾਰਾ ਖੋਲ ਕੇ ਪਕਵਾਨ (ਮਠਿਆਈ) ਖਵਾਇਆ। ਉਸ ਦੇ ਭੇਦ ਨੂੰ 
ਰਾਜੇ ਨੇ ਕੁਝ ਨ ਸਮਝਿਆ। (ਰਾਣੀ ਨੇ) ਫਿਰ ਇਹ ਕਿਹਾ -- ਹੇ ਰਾਜਨ! ਮੇਰਾ ਕਿਹਾ ਮੰਨ 
ਕੇ ਇਸ (ਮਠਿਆਈ) ਨੂੰ ਦਾਨ ਕਰ _ਦਿਓ।੧੪। 


ਜਦ ਉਸ ਨੇ ਪਿਟਾਰਾ ਖੋਲ ਕੇ ਦਿਖਾਇਆ ਤਾਂ ਜਵਾਈ ਦੇ ਮਨ ਵਿਚ _ਬਹੁਤ ਡਰ 
ਪੈਦਾ ਹੋ ਗਿਆ ਕਿ ਮੈਨੂੰ ਹੁਣੇ ਪਕੜ ਕੇ ਬਾਹਰ _ਕਢਣਗੇ ਅਤੇ ਫਿਰ ਬੰਨ੍ਹ ਕੇ ਮਾਰ ਹੀ 
ਦੇਣਗੇ ।੧੫। 

ਮੈਨੂੰ ਇਸ ਥਾਂ ਤੇ (ਇਸ) ਇਸਤਰੀ ਨੇ ਆਣ ਮਾਰਿਆ ਹੈ। ਹੁਣ ਮੈਂ ਕਿਹੜਾ ਉਪਾ 
ਵਿਚਾਰਾਂ। ਕਿਸ ਨੂੰ ਕਹਾਂ, ਮੇਰੇ ਨਾਲ ਕੋਈ ਨਹੀਂ _ਹੈ। ਇਹੀ ਚਿੰਤਾ ਉਸ ਦੇ ਮਨ ਵਿਚ 
ਸੀ।੧੬। 
ਦੰਹਰਾ” 


(ਇਸ ਵੇਲੇ ਮੇਰੇ ਕੋਲ) ਅਸਤੁ, ਸ਼ਸਤੁ, ਅਤੇ ਘੋੜਾ ਨਹੀਂ _ਹੈ ਅਤੇ ਨ ਹੀ ਕੋਈ ਸੰਗੀ 
ਸਾਥੀ ਹੈ। ਮੇਰੇ ਉਤੇ ਬਹੁਤ ਮੁਸ਼ਕਲ ਬਣ ਗਈ ਹੈ, (ਹੁਣ ਜੋ) ਕਰਤਾ ਕਰੇਗਾ, ਉਹੀ 
ਹੋਏਗਾ।੧੭। ਮੇਰੇ ਨਾਲ ਕੋਈ ਸਾਥੀ ਨਹੀਂ _ਹੈ, ਕਿਸ ਅਗੇ ਪੁਕਾਰ _ਕਰਾਂ। ਮਨ, ਬਚਨ ਅਤੇ 
ਕਰਮ _ਕਰ ਕੇ ਨਿਸਚੇ ਹੀ ਮੈਨੂੰ ਮਾਰ ਦੇਵੇਗਾ।੧੮। 


ਤਦ ਰਾਜੇ ਨੇ ਮਠਿਆਈ ਖਾ ਕੇ ਪਿਟਾਰਾ ਦਾਨ ਕਰ ਦਿੱਤਾ। (ਅਤੇ ਉਹ ਜੋਗੀ) ਉਸ 
ਨੂੰ ਵਿਆਹ ਕੇ ਬਹੁਤ ਖੁਸ਼ੀ ਨਾਲ ਲੈ ਗਿਆ।੧੯। ਲੜਕੀ ਸਮੇਤ ਜਵਾਈ ਨੂੰ ਉਥੋਂ _ਜੀਉਂਦਾ 
ਭਿਜਵਾ ਦਿੱਤਾ। ਰਾਜੇ ਨੂੰ ਮਠਿਆਈ _ਖਵਾ ਕੇ ਸਾਰਿਆਂ ਦੇ ਵੇਖਦਿਆਂ ਦਿਨ ਦਿਹਾੜੇ 
ਦਿੱਤਾ।੨0। 


ਕਢ 


ਚੱਪਣਾ 

ਇਸਤਰੀਆਂ ਦਾ ਚਰਿਤ੍ਰ ਕਿਸੇ ਦੇ ਹੱਥ ਨਹੀਂ ਆਇਆ, ਦੇਵਤਾ ਅਤੇ ਦੈੱਤ ਕੋਈ ਵੀ 
ਸਮਝ ਨਹੀਂ ਸਕਿਆ। ਔਰਤਾਂ ਦਾ ਚਰਿਤ੍ਰ ਕਿਸੇ ਨੂੰ ਕਿਹਾ ਨਹੀਂ ਜਾ _ਸਕਦਾ। ਚਿਤ ਵਿਚ 
ਸਮਝ ਕੇ ਚੁਪ ਕਰ _ਰਹਿਣਾ ਹੀ ਬਣਦਾ ਹੈ।੨੧। 


/ਏਥੋ ਗੰ_ਲਾਠਤੁੱਪ/ਕਆਨ ਦੇ ਤੁੰਆ ਗਾਰੜ੍ਹ ਦੇ ਮੰਡੀ ਭੂਖ ਸੰਵਾਦ ਦੇ ੮੪ਵ' ਲਾਰਤ੍ਹ ਦੀ ਼ਮਪਤੀ 
ਭਾ ਲਭ _ਹੈ/ _੮8/ 9੫%7/ ਚਲਦਾ? 


ਚੱਪਾਣ 

ਉਰੀਚੰਗ ਵਿਚ ਉਚਿੱਸ਼ੂਵ (ਨਾਂ ਦਾ ਇਕ) ਰਾਜਾ ਸੀ। ਜਿਸ ਦੇ ਸਮਾਨ ਹੋਰ ਕਿਸੇ ਦੀ 
ਸ਼ਾਨ ਸ਼ੌਕਤ ਨਹੀਂ _ਸੀ। ਰੂਪ ਕਲਾ ਨਾਂ ਦੀ ਉਸ ਦੀ ਸ੍ਰੇਸ਼ਠ ਨਾਰੀ ਸੀ, ਮਾਨੋ ਕਾਮ _ਕੰਦਲਾ 
ਵਰਗੀ ਪਿਆਰੀ ਹੋਵੇ।੧। 
ਦੰਹਰ” 

ਇੰਦੂ ਨਾਥ ਨਾਂ ਦਾ ਇਕ ਜੋਗੀ ਸੀ, ਉਹ ਉਥੇ ਆ ਨਿਕਲਿਆ। ਝਰੋਖੇ ਰਾਹੀਂ (ਰਾਣੀ 
ਨੂੰ ਉਸ ਦੀ) ਪਰਛਾਈ ਪਈ ਅਤੇ ਰਾਣੀ ਨੇ ਉਸ ਨੂੰ ਬੁਲਾ ਲਿਆ।੨। 


੩ 0੬ 


ਆਵੈ। _ਗੁਟਕੈ ਬਲੂ ਕੈ ਬਹੁ _ਉਡਿ ਜਾਵੈ। 


ਦੰਹਰਾ 
ਭਾਤਿ ਭਾਤਿ ਕੇ ਦੇਸ ਮੈ ਭਾਤਿ ਭਾਤਿ ਕਰਿ ਗੌਨ। 
ਐਸੇ ਸੁਖਨ ਬਿਲੋਕਿ ਕੈ ਨ੍ਰਿਪ ਪਰ ਰੀਝਤ _ਕੌਨ। ੫। 
ਚੱਪਲਾਂ 


ਜਬ _ਯਹ ਭੇਦ ਰਾਵ ਲਖਿ ਪਾਵਾ। ਅਧਿਕ ਕੋਪ ਮਨ ਮਾਝ _ਬਸਾਵਾ। 


ਚਿਤ ਮਹਿ ਕਹਿਯੋ ਕੌਨ ਬਿਧਿ ਕੀਜੈ। ਜਾ ਤੇ ਨਾਸ ਤ੍ਰਿਯਾ ਕਰਿ ਦੀਜੈ। ੬। 


ਰਾਜਾ ਤਹਾ ਆਪਿ ਚਲਿ ਆਯੋ। ਪਾਇਨ ਕੋ _ਖਰਕੋ__ਨ _ਜਤਾਯੋ। 
ਸੇਜ _ਸੋਤ _ਜੋਗਿਯਹਿ _ਨਿਹਾਰਿਯੋ। _ਕਾਢਿ ਕ੍ਰਿਪਾਨ ਮਾਰ ਹੀ _ਡਾਰਿਯੋ। _੭। 


ਗੁਟਕਾ ਹੁਤੋ ਹਾਥ _ਮਹਿ__ਲਯੋ। _ਜੁਗਿਯਹਿ _ਡਾਰਿ _ਕੁਠਰਿਯਹਿ ਦਯੋ। 
ਸ੍ਰੋਨ ਪੋਛ _ਬਸਤ੍ਰਨ ਸੋ ਡਾਰਿਯੋ। _ਸੇਵਤ ਰਾਨੀ ਕਛੁ _ਨ__ਬਿਛਾਰਿਯੋ। ੮। 
ਦੰਹਰਾ” 
ਜੁਗਿਯਾ ਹੂ ਕੇ ਬਕਤ੍ਰ ਤੇ ਪਤਿਯਾ ਲਿਖੀ _ਬਨਾਇ। 
ਰਾਨੀ ਮੈ ਬੇਖਰਚਿ ਹੋ ਕਛੂ ਮੁਹਿ ਦੇਹੁ ਪਠਾਇ। ੯। 
ਚੱਪਾਣ? 
ਇਸੀ ਭਾਤਿ ਲਿਖਿ ਨਿਤਿ ਪਠਾਵੈ। ਸਭ ਰਾਨੀ ਕੋ __ਦਰਬ ਚੁਰਾਵੈ। 
ਧਨੀ ਹੁਤੀ ਨਿਰਧਨ ਹੈ ਗਈ। ਨਿਰਿਪਹੂ _ਡਾਰਿ ਚਿਤ ਤੇ ਦਈ। _੧0। 


ਜੋ ਨ੍ਰਿਪ ਧਨੁ ਇਸਤ੍ਰੀ ਤੇ ਪਾਵੈ। ਟਕਾ ਟਕਾ ਕਰਿ ਦਿਜਨ ਲੁਟਾਵੈ। 


ੰ 


ਤਿਹ ਸੋਤਿਨ ਸੌ ਕੇਲ ਕਮਾਵੈ। ਤਾ ਕੇ ਨਿਕਟ ਨ ਕਬਹੂੰ ਆਵੈ। _੧੧। 


ਸਭ ਤਾ ਕੋ ਧਨੁ ਲਯੋ ਚੁਰਾਈ। ਸੌਤਿਨ ਕੇ ਗ੍ਰਿਹ ਭੀਖ ਮੌਗਾਈ। 
ਲਏ ਠੀਕਰੌ ਹਾਥ _ਬਿਹਾਰੈ। ਭੀਖਿ ਸੋਤਿ ਤਾ ਕੋ ਨਹਿ _ਡਾਰੈ। ੧੨। 


ਚਰਿਤ੍ਰ ਪਾਖਿਆਨ ੩0੭ 


ਚੱਪਾਣ 

ਜੋਗੀ ਉਸ ਨੂੰ ਸੁਰਮਾ ਦੇ ਆਉਂਦਾ _ਅਤੇ _ਉਹ ਮੌਤੂਵਟੀ ('ਗੁਟਕਾ-ਤੰਤ੍ਰਸ਼ਾਸਤੂ ਅਨੁਸਾਰ 
ਬਣੀ ਹੋਈ ਜੋਗੀਆਂ ਦੀ ਗੋਲੀ) ਦੇ ਬਹੁਤ ਬਲ ਤੇ ਉਡ ਜਾਂਦੀ। ਜਿਥੇ ਉਹ ਚਾਹੁੰਦੀ, ਉਥੇ 
ਚਲੀ ਜਾਂਦੀ ਅਤੇ ਭਾਂਤ ਭਾਂਤ _ਦੀ _ਕਾਮ-ਕ੍ਰੀੜਾ _ਕਰਦੀ।੩। 

(ਉਹ) ਭਾਂਤ ਭਾਂਤ ਦੇ ਦੇਸ ਵੇਖਦੇ ਸਨ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ ਨੂੰ ਮਾਣਦੇ _ਸਨ। 
ਸੁਰਮੇ ਦੇ ਬਲ ਕਰ ਕੇ ਉਨ੍ਹਾਂ ਨੂੰ ਕੋਈ (ਵੇਖ ਨਹੀਂ) ਸਕਦਾ ਸੀ। (ਫਿਰ ਉਹ) ਉਸੇ ਥਾਂ ਤੇ 


ਭਾਂਤ ਭਾਂਤ ਦੇ ਦੇਸਾਂ ਵਿਚ ਤਰ੍ਹਾਂ ਤਰ੍ਹਾਂ ਨਾਲ ਘੁੰਮ ਸਕਦੇ ਅਤੇ ਇਸ ਪੁਕਾਰ ਦੇ ਸੁਖ 


ੋਰ] ੋਰ] 


ਨੂੰ ਵੇਖ ਕੇ (ਫਿਰ) ਰਾਜੇ ਉਤੇ ਕੌਣ ਪ੍ਰਸੰਨ ਹੋ ਸਕਦਾ ਹੈ।੫। 
ਚੱਪਲਾਂ 

ਜਦੋਂ ਰਾਜੇ ਨੂੰ ਇਸ ਭੇਦ ਦਾ ਪਤਾ ਲਗਾ, ਤਾਂ ਉਸ ਨੇ ਮਨ ਵਿਚ ਬਹੁਤ ਗੁੱਸਾ 
ਕੀਤਾ। ਚਿਤ ਵਿਚ ਵਿਚਾਰਿਆ ਕਿ ਕਿਹੜਾ ਯਤਨ _ਕਰੀਏ ਜਿਸ ਨਾਲ ਇਸ ਇਸਤਰੀ ਦਾ 
ਵਿਨਾਸ਼ ਕਰ _ਦੇਈਏ।੬। 


ਰਾਜਾ ਆਪ ਉਥੇ ਚਲ ਕੇ ਆਇਆ ਅਤੇ ਪੈਰਾਂ ਦਾ ਖੜਕਾ ਨ __ਕੀਤਾ। ਸੇਜ ਉਤੇ 
ਜੋਗੀ ਨੂੰ ਸੁਤਾ ਹੋਇਆ _ਵੇਖਿਆ। ਕ੍ਰਿਪਾਨ ਕਢ ਕੇ (ਉਸ ਨੂੰ) ਮਾਰ ਹੀ ਦਿੱਤਾ।੭। 


ਮੰਤੁਵਟੀ ਨੂੰ ਹੱਥ ਵਿਚ ਲੈ ਲਿਆ ਅਤੇ ਜੋਗੀ (ਦੀ _ਲੋਥ) ਨੂੰ ਕੋਠੀ ਵਿਚ ਸੁਟ ਦਿੱਤਾ। 


ਲਹੂ ਨੂੰ ਬਸਤ੍ਰਾਂ ਨਾਲ ਪੂੰਝ _ਦਿੱਤਾ। ਸੁਤੀ ਹੋਈ ਰਾਣੀ ਨੂੰ ਕੁਝ _ਪਤਾ ਨ __ਲਗਿਆ।੮। 
ਦੰਹਾਰਾ 


ਜੋਗੀ ਦੇ ਮੂੰਹ ਤੋਂ (ਅਰਥਾਤ ਉਸ ਵਲੋਂ) ਇਕ ਚਿੱਠੀ ਲਿਖੀ ਕਿ ਹੇ ਰਾਣੀ! ਮੈਂ 
ਖ਼ਰਚੋਂ _ਥੁੜ ਗਿਆ ਹਾਂ, ਮੈਨੂੰ ਕੁਝ (ਧਨ) ਭੇਜ ਦੇ।੯। 
ਚੱਪਾਣ 

ਇਸੇ ਤਰ੍ਹਾਂ ਨਿੱਤ (ਚਿੱਠੀ) ਲਿਖ ਕੇ ਭੇਜਦਾ ਰਹਿੰਦਾ ਅਤੇ (ਇਸ ਢੰਗ ਨਾਲ) ਰਾਣੀ 
ਦਾ ਸਾਰਾ ਧਨ ਹਰ _ਲਿਆ। ਉਹ ਅਮੀਰ ਸੀ, (ਹੁਣ) ਗ਼ਰੀਬ ਹੋ _ਗਈ। ਰਾਜੇ ਨੇ ਉਸ ਨੂੰ 
ਮਨੋ ਵਿਸਾਰ ਦਿੱਤਾ।੧0। 

ਰਾਜਾ (ਇਸ ਢੰਗ ਨਾਲ) ਇਸਤਰੀ (ਰਾਣੀ) ਤੋਂ ਜੋ ਧਨ ਪ੍ਰਾਪਤ ਕਰਦਾ _ਸੀ। ਉਹ 
ਰੁਪਇਆ ਰੁਪਇਆ ਕਰ _ਕੇ ਬ੍ਰਾਹਮਣਾਂ ਨੂੰ ਵੰਡ ਦਿੰਦਾ ਸੀ। ਉਸ ਦੀਆਂ ਸੌਂਕਣਾਂ ਨਾਲ 
ਕਾਮ-ਕ੍ਰੀੜਾ ਕਰਦਾ ਸੀ ਅਤੇ ਉਸ ਦੇ ਨੇੜੇ ਬਿਲਕੁਲ ਨਹੀਂ ਜਾਂਦਾ _ਸੀ।੧੧। 

ਉਸ (ਰਾਣੀ) ਦਾ ਸਾਰਾ ਧਨ ਰਾਜੇ ਨੇ ਚੁਰਾ ਲਿਆ ਅਤੇ (ਉਸ ਨੂੰ) ਸੌਂਕਣਾਂ ਦੇ ਘਰ 
ਭਿਖਿਆ ਮੌਗਣ ਦੀ ਹਾਲਤ ਵਿਚ ਕਰ ਦਿੱਤਾ। (ਉਹ) ਠੂਠਾ ਹੱਥ ਵਿਚ ਲੈ ਕੇ ਫਿਰਦੀ ਸੀ 
ਅਤੇ _ਸੌਂਕਣਾਂ ਉਸ ਨੂੰ _ਭਿਖ ਵੀ ਨਹੀਂ ਪਾਂਦੀਆ _ਸਨ।੧੨। 


ਸੀ _ਦਸਮ-ਗ੍ੰਥ _ਸਾਹਿਬ 


ਦ੍ਰਾਰ ਦ੍ਰਾਰ ਤੇ ਭੀਖ ਮੌਗਾਈ। _ਦਰਬੁ ਹੁਤੋ ਸੋ _ਰਹਿਯੋ ਨ ਕਾਈ। 
ਭੂਖਨ _ਮਰਤ _ਦੁਖਿਤ ਅਤਿ _ਭਈ। _ਟੂਕਨ ਹੀ ਮਾਂਗਤ ਮਰਿ ਗਈ। _੧੩। ੧। 


ਮਤੁ ਸਭਨ ਸਤ) _੮੫/ 5੫੨੩/ %ਫੜੰ/ 


ਦੰਹਰਾ 
ਚਾਮਰੰਗ ਕੇ ਦੇਸ ਮੈ ਇੰਦੂ ਸਿੰਘ ਥੋਂ _ਨਾਥ। 
ਸਕਲ _ਸੈਨ _ਚਤੁਰੰਗਨੀ ਅਮਿਤ _ਚੜਤ ਤਿਹ _ਸਾਥ। _੧। 
ਚੰਦੂਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਨ ਕੋਇ। 
ਜੋ ਵਹੁ ਚਾਹੈ ਸੋ ਕਰੈ ਜੋ ਭਾਥੈ ਸੋ ਹੋਇ। ੨। 
ਦੱਪਲ? 
ਸੁੰਦਰਿ ਏਕ ਸਖੀ ਤਹ ਰਹੈ। ਤਾ ਸੌ ਨੇਹ ਰਾਵ ਨਿਰਬਹੈ। 
ਰਾਨੀ ਅਧਿਕ ਹ੍ਿਦੈ ਮੈ ਜਰਈ। ਯਾ_ਸੋ ਪ੍ਰੀਤ ਅਧਿਕ ਨ੍ਰਿਪ ਕਰਈ। ੩। 
ਗਾਂਧੀ ਇਕ _ਖਤ੍ਰੀ ਤਹ ਭਾਰੋ। ਫਤਹ ਚੰਦ ਨਾਮਾ _ਉਜਿਯਾਰੋ। 
ਸੋ ਤਿਨ ਚੇਰੀ ਬੋਲਿ ਪਠਾਯੋ। _ਕਾਮ ਕੇਲ ਤਿਹ ਸਾਥ _ਕਮਾਯੋ। ੪। 
ਭੋਗ ਕਮਾਤ ਗਰਭ _ਰਹਿ_ਗਯੋ। ਚੇਰੀ ਦੋਸੁ ਰਾਵ ਸਿਰ ਦਯੋ। 


੮੮. 


ਰਾਜਾ ਮੋ_ਸੋ ਭੋਗ ਕਮਾਯੋ। ਤਾ ਤੇ ਪੂਤ ਸਪੂਤੁ ਉਪਜਾਯੋ। ੫। 


ਨ੍ਹਿਪ ਇਹ ਭੇਦ ਲਹਿਯੋ ਚੁਪਿ ਰਹਿਯੋ। ਤਾ ਸੌ ਪ੍ਰਗਟ ਨ ਮੁਖ ਤੇ ਕਹਿਯੋ। 
ਮੈ ਯਾ ਸੋ ਨਹਿ ਭੋਗੁ ਕਮਾਯੋ। ਚੇਰੀ ਪੁਤ੍ਰ ਕਹਾ ਤੇ ਪਾਯੋ। ੬। 


ਦੰਹਰਾ 
ਫਤਹ ਚੰਦ ਕੋ ਨਾਮੁ ਲੈ ਚੇਰੀ ਲਈ ਬੁਲਾਇ। 
ਮਾਰਿ ਆਪਨੇ ਹਾਥ ਹੀ ਗਡਹੇ ਦਈ ਗਡਾਇ। ੭। ੧। 


ਮਤੁ _ਸ਼ਭਮ ਸਤ? _੮੬/ 5੪ਤ6/ ਅਲੂੰ/ 


ਦੰਹਰਾ 
ਰਾਜਾ ਏਕ ਭੂਟੰਤ ਕੋ ਚੰਦੂ ਸਿੰਘ ਤਿਹ ਨਾਮ। 
ਪੂਜਾ ਸ੍ਰੀ _ਜਦੁਨਾਥ ਕੀ ਕਰਤ _ਆਠਹੂੰ _ਜਾਮ। _੧। 
ਦੱਪਲ? 
ਚੰਦੂ ਪ੍ਰਭਾ ਤਾ ਕੇ ਤ੍ਰਿਯ ਘਰ ਮੈ। ਕੋਬਿਦ ਸਭ ਹੀ ਰਹਤ ਹੁਨਰ ਮੈ। 
ਤਾ ਕੋ ਹੇਰਿ ਨਿਤ੍ਯ ਨ੍ਰਿਪ ਜੀਵੈ। ਤਿਹ ਹੇਰੇ ਬਿਨੁ ਪਾਨਿ ਨ ਪੀਪਵੈ। ੨। 


ਚਰਿਤ੍ਰ ਪਾਖਿਆਨ ੩0੯ 


ਉਸ ਤੋਂ ਦੁਆਰ ਦੁਆਰ ਤੇ ਭਿਖ ਮੰਗਵਾਈ। (ਜੋ ਉਸ ਕੋਲ) ਧਨ ਸੀ, ਉਸ ਵਿਚੋਂ 
(ਹੁਣ) ਕੁਝ ਵੀ ਨ ਰਿਹਾ। ਭੁਖ ਨਾਲ ਅਤਿ ਦੁਖੀ ਹੇ ਕੇ ਮਰ ਗਈ ਅਤੇ ਟੁਕੜੇ ਮੰਗਦੇ 
ਮੰਗਦੇ _ਹੀ ਮਰ _ਗਈ।੧੩। 
/ਏਥੋਂ ਹਨੀ ਗਾਨਤੁੰਪ/ਮ#ਆਨ ਦੇ ਅਰ ਲਾਰਤ੍ਹ ਦੇ ਮਹਾਂ ਭੂਪ ਸੰਵਾਦ ਦੇ ੮੫ਵੋ' ਲਾਹੈੜ੍ਹ ਦੀ ਸ਼ਮਪਤੀ 
ਭਾ ਲਭ _ਹੈ/ _੮੫/ 5੫੨੨੭ ਚਲਦਾ? 


ਦੰਹਰਾ 


ਚਾਮਰੰਗ ਦੇਸ ਵਿਚ ਇੰਦੂ ਸਿੰਘ ਨਾਂ ਦਾ ਰਾਜਾ _ਸੀ। _ਉਸ ਨਾਲ ਸਾਰੀ ਅਮਿਤ 
ਚਤੁਰੰਗਨੀ ਸੈਨਾ ਚੜ੍ਹਦੀ _ਸੀ।੧। _ਚੰਦੂਕਲਾ ਉਸ _ਦੀ ਰਾਣੀ ਸੀ ਜਿਸ ਵਰਗੀ ਕੋਈ ਹੋਰ 
ਇਸਤਰੀ ਨਹੀਂ _ਸੀ। _ਉਹ ਜੋ ਚਾਹੁੰਦੀ, ਉਹੀ ਕਰਦੀ ਅਤੇ ਜੋ ਕਹਿੰਦੀ, ਉਹੀ ਹੁੰਦਾ।੨। 


ਚੱਪਣਾ 

ਉਸ ਦੀ ਇਕ ਸੁੰਦਰ ਦਾਸੀ ਸੀ। ਉਸ ਨਾਲ ਰਾਜਾ ਸਨੇਹ ਰਖਦਾ ਸੀ। ਰਾਣੀ (ਇਸ 
ਕਰ ਕੇ) ਹਿਰਦੇ ਵਿਚ ਬਹੁਤ ਸੜਦੀ ਸੀ ਕਿ ਇਸ ਨਾਲ ਰਾਜਾ ਬਹੁਤ ਪ੍ਰੇਮ ਕਰਦਾ ਹੈ।੩। 

ਉਥੇ ਫਤੇ ਚੰਦ ਨਾਂ ਵਾਲਾ ਇਕ ਵੱਡਾ ਅੱਤਾਰ (ਗਾਂਧੀ) ਖਤ੍ਰੀ ਰਹਿੰਦਾ ਸੀ। ਉਸ ਨੂੰ 
ਉਸ ਦਾਸੀ ਨੇ _ਬੁਲਵਾ ਲਿਆ ਅਤੇ ਉਸ ਨਾਲ _ਕਾਮ-ਕ੍ਰੀੜਾ _ਕੀਤੀ।੪। 

ਕਾਮ-ਕ੍ਰੀੜਾ ਦੇ ਫਲਸਰੂਪ ਉਸ ਨੂੰ ਗਰਭ _ਹੋ__ਗਿਆ। (ਜਿਸ ਦਾ) ਦੋਸ਼ ਦਾਸੀ 
ਰਾਜੇ ਦੇ ਸਿਰ ਮੜ੍ਹਿਆ। (ਕਹਿੰਦੀ ਸੀ ਕਿ) ਰਾਜੇ ਨੇ ਮੇਰੇ ਨਾਲ ਭੋਗ _ਕੀਤਾ ਹੈ, ਤਾਂ 
(ਮੇਰੇ) ਸੁਪੁੱਤਰ ਪੁੰਤਰ ਪੈਦਾ ਹੋਇਆ ਹੈ।੫। 

ਰਾਜਾ ਇਹ ਭੇਦ ਜਾਣ ਕੇ ਚੁਪ ਕਰ ਰਿਹਾ। ਉਸ ਨੂੰ ਪ੍ਰਗਟ ਰੂਪ ਵਿਚ ਮੂੰਹੋਂ ਕੁਝ ਨ 
ਕਿਹਾ। (ਉਸ ਨੇ ਮਨ ਵਿਚ ਸੋਚਿਆ ਕਿ) ਮੈਂ ਇਸ ਨਾਲ ਭੋਗ ਨਹੀਂ ਕੀਤਾ, (ਫਿਰ) ਇਸ 
ਦਾਸੀ ਨੇ ਪੁੱਤਰ ਕਿਥੋਂ ਪ੍ਰਾਪਤ _ਕੀਤਾ ਹੈ।੬। 
ਦੰਹਰਾ 

(ਰਾਜੇ ਨੇ) ਫਤੇ ਚੰਦ ਦਾ ਨਾਂ ਲੈ ਕੇ ਦਾਸੀ ਨੂੰ ਬੁਲਾਇਆ ਅਤੇ ਆਪਣੇ ਹੱਥ _ਨਾਲ 
ਮਾਰ ਕੇ ਟੋਏ ਵਿਚ ਦਬ ਦਿੱਤਾ।੭। 


/ਏਥੋ ਸੰ ਲਾਠਤੁੱਪ/ਨਆਨ ਦੇ ਤੂੀੰਆ ਗਾਰੜ੍ਹ ਦੇ ਨੰਤਾੰ ਝੂਪ ਸੰਵਾਦ ਦੇ ੮੬੬ ਲਾਰਤ੍ਹ ਦੀ ਸਪਤ 
ਭਾ ਲਭ ਹੰ/ _੮੬/ 5੫੨6/ ਚਲਦਾ? 


&੭ 27 


ਦੰਹਰਾ 

ਭੁਟੰਤ ਦਾ ਚੰਦੂ ਸਿੰਘ ਨਾਂ ਵਾਲਾ ਇਕ ਰਾਜਾ ਸੀ_ਜੋ ਸੀ ਜਦੁਨਾਥ ਦੀ ਅਠੇ ਪਹਿਰ 
ਪੂਜਾ _ਕਰਦਾ _ਸੀ।੧। 
ਚੱਪਾਣ? 


੩੧0 ਸੀ _ਦਸਮ-ਗੁੰਥ _ਸਾਹਿਬ 


ਏਕ ਭੁਟੰਤੀ ਸੋ ਵਹੁ ਅਟਕੀ। _ਭੂਲਿ ਗਈ ਸਭ ਹੀ ਸੁਧਿ ਘਟ ਕੀ। 

ਰਾਤਿ ਦਿਵਸ ਤਿਹ ਬੋਲਿ ਪਠਾਵੈ। _ਕਾਮ _ਕਲਾ _ਤਿਹ ਸੰਗ _ਕਮਾਵੈ। ੩। 
ਭੋਗ _ਕਮਾਤ ਰਾਵ ਗ੍ਰਿਹ ਆਯੋ। ਤਾ ਕੋ ਰਾਨੀ ਤੁਰਤ ਛਪਾਯੋ। 

ਨ੍ਰਿਪਹਿ ਅਧਿਕ ਮਦ _ਆਨਿ ਪਿਯਾਰਿਯੋ। ਕਰਿ ਕੈ ਮਤ _ਖਾਟ ਪਰ ਡਾਰਿਯੋ। ੪। 


ਦੰਹਰਾ 
ਤਾ ਕੋ ਖਲਰੀ ਸ੍ਹਾਨ ਕੀ ਲਈ ਤੁਰਤ ਪਹਿਰਾਈ। 
ਰਾਜਾ ਜੂ ਕੇ ਦੇਖਤੇ ਗ੍ਰਿਹ ਕੌ ਦਯੋ ਪਠਾਇ। ੫। 
ਚੱਪਣਾ 


ਆਪ ਨ੍ਿਪਤਿ ਸੋ ਬਚਨ _ਉਚਾਰੋ। ਸੁਨ ਨਾਥ _ਇਹ ਸ੍ਹਾਨ ਤਿਹਾਰੋ। 
ਮੋ ਕੌ ਅਧਿਕ ਪ੍ਰਾਨ ਤੇ ਪ੍ਯਾਰੋ। ਯਾ ਕੌ ਜਿਨਿ ਪਾਹਨ ਤੁਮ ਮਾਰੋ। ੬। 
ਦੰਹਾਰਾ 
ਸਤਿ ਸਤਿ ਤਬ ਨ੍ਰਿਪ ਕਹਿਯੋ ਤਾਹਿ ਟੂਕਰੋ ਡਾਰਿ। 
ਆਗੇ ਹ੍ਹੈ ਕੈ ਨਿਕਸਿਯੋ ਸਕਿਯੋ ਨ ਮੂੜ ਬਿਚਾਰਿ। ੭। ੧। 
ਮਤ _ਨਭ# ਸਤੁ/ _੮੭/ 9%੪=੭/ #ਫਰੰ/ 
ਦੰਹਰਾ 
ਇੰਦੂ _ਦਤ ਰਾਜਾ _ਹੁਤੋ ਗੋਖਾ ਨਗਰ _ਮਝਾਰ। 
ਕੰਜ ਪੂਰਭਾ ਰਾਨੀ ਰਹੈ ਜਾ ਕੋ ਰੂਪ ਅਪਾਰ। ੧। 
ਸਰਬ _ਮੰੌਗਲਾ ਕੌ _ਭਵਨ _ਗੋਖਾ ਸ਼ਹਿਰ ਮੰਝਾਰ। 
ਊਚ ਨੀਚ ਰਾਜਾ ਪੂਜਾ ਸਭ _ਤਿਹ ਕਰਤ ਜੁਹਾਰ। _੨। 
ਦੱਖਣ? 
ਤਾ ਕੇ ਭਵਨ ਸਕਲ ਚਲਿ ਆਵਹਿ। ਆਨਿ ਗੋਰ ਕੌ 
ਕੁੰਕਮ ਔਰ _ਅਛਤਨ _ਲਾਵਹਿ। _ਭਾਤਿ ਭਾਤਿ ਕੋ ਧੂਪ _ਜਗਾਵਹਿ। _੩। 


ਦਹਾਰਾ 
ਭਾਤਿ _ਭਾਤਿ ਦੈ ਪ੍ਰਕਹਮਾ _ਭਾਤਿ _ਭਾਤਿ ਸਿਰ ਨ੍ਯਾਇ। 
ਪੂਜ ਭਵਾਨੀ ਕੌ ਭਵਨ ਬਹੁਰਿ ਬਸੈ ਗ੍ਰਹਿ ਆਇ। ੪। 


ਚੱਪਲਾਂ 
ਸਭ _ਤਹ _ਚਲਿ _ਜਾਹੀ। _ਅਛਤ ਧੂਪ _ਕੁੌਕਮਹਿ ਲਾਹੀ। 
ਕੇ ਗੀਤਨ _ਗਾਵੈ। ਸਰਬ _ਮੰਗਲਾ ਕੋ ਸਿਰ _ਨਯਾਵੈ। ੫। 


ਚਰਿਤ੍ਰ ਪਾਖਿਆਨ ੩੧੧ 


ਉਹ _ਇਕ ਕਭੁਟੰਤੀ ਨਾਲ ਅਟਕ _ਗਈ। _ਉਸ ਨੂੰ ਆਪਣੇ ਸ਼ਰੀਰ ਦੀ ਸਾਰੀ ਸੁੱਧ ਬੁੱਧ 
ਭੁਲ _ਗਈ। _ਉਸ ਨੂੰ ਰਾਤ ਦਿਨ ਬੁਲਵਾ ਲੈਂਦੀ ਅਤੇ ਉਸ _ਨਾਲ _ਕਾਮ-ਕ੍ਰੀੜਾ _ਕਰਦੀ।੩। 

(ਉਨ੍ਹਾਂ ਦੇ) ਭੋਗ ਕਰਦਿਆਂ ਰਾਜਾ _ਘਰ ਆ _ਗਿਆ। ਰਾਣੀ ਨੇ _(ਭੁਟੰਤੀ ਨੂੰ) ਤੁਰਤ 
ਛੁਪਾ ਦਿੱਤਾ। ਰਾਜੇ ਨੂੰ ਆਣ ਤੇ ਬਹੁਤ ਸ਼ਰਾਬ ਪਿਲਾ ਦਿੱਤੀ ਅਤੇ ਮਸਤ ਕਰ ਕੇ ਮੰਜੇ ਉਤੇ 
ਪਾ _ਦਿੱਤਾ।੪। 
ਦੰਹਰਾ” 

ਉਸ (ਭੁਟੰਤੀ) ਨੂੰ ਤੁਰਤ ਕੁੱਤੇ ਦੀ ਖਲ੍ਹ ਪਵਾ ਦਿੱਤੀ ਅਤੇ ਰਾਜੇ ਦੇ ਵੇਖਦਿਆਂ 
ਹੋਇਆਂ ਘਰ _ਵਲ ਭੇਜ _ਦਿੱਤਾ।੫। 
ਚੱਪਲਾਂ 
ਆਪ ਰਾਜੇ ਨੂੰ ਕਹਿਣ ਲਗੀ--ਹੇ ਰਾਜਨ! ਸੁਣੋ, ਤੁਹਾਡਾ ਇਹ ਕੁੱਤਾ ਮੈਨੂੰ _ਪ੍ਰਾਣਾਂ ਤੋਂ 
ਹੈ। ਇਸ ਨੂੰ ਤੁਸੀਂ ਪੱਥਰ ਨ ਮਾਰੋ।੬। 
ਦੰਹਰਾ” 

ਰਾਜੇ ਨੇ ਤਦ “ਸਤ, ਸਤ” ਕਿਹਾ ਅਤੇ ਉਸ ਨੂੰ ਟੁਕਰ ਪਾਇਆ। (ਉਹ ਕੁੱਤਾ) ਰਾਜੇ 
ਦੇ ਅਗੋਂ ਹੋਕੇ ਨਿਕਲ ਗਿਆ, ਪਰ ਮੂਰਖ (ਰਾਜਾ ਭੇਦ ਨੂੰ) ਵਿਚਾਰ ਨ __ਸਕਿਆ।੭। 

/ਏਥੋ ਨੰ ਗੰਰੇਤੁੱਪ/ਮਆਨ ਦੇ ਤੂੰਆ ਰੇਤ ਦੇ ਮੰਤ ਭੂਪ ਸੰਵਾਦ ਦੇ ੮੭ਵੰ' ਗਰੈੜ੍ਹ ਦੀ ਸ਼ਮਪਤਨ 

ਅਭ ਲਭ ਹੈ/ _੮੭/ 9੫੩੭/ ਜਲਦਾ/ 

ਦੰਹਰਾ 

ਗੋਖਾ ਨਗਰ ਵਿਚ ਇੰਦੂ ਦੱਤ ਨਾਂ ਦਾ ਰਾਜਾ ਹੁੰਦਾ ਸੀ। (ਉਸ ਪਾਸ) ਕੰਜ ਪੁਭਾ ਨਾਂ 
ਦੀ ਰਾਣੀ ਸੀ ਜਿਸ ਦਾ ਅਪਾਰ ਰੂਪ _ਸੀ।੧। ਗੋਖਾ ਨਗਰ _ਵਿਚ ਸਰਬ _ਮੌਗਲਾ ਨਾਂ (ਦੀ 
ਦੇਵੀ) ਦਾ ਭਵਨ (ਮੰਦਿਰ) ਸੀ। ਉੱਚੇ ਨੀਵੇਂ, ਰਾਜਾ ਅਤੇ ਪੂਜਾ ਸਾਰੇ ਉਥੇ ਨਮਸਕਾਰ ਕਰਦੇ 
ਸਨ।੨। 
ਚੱਪਾਣ 

ਉਸ (ਦੇਵੀ) ਦੇ ਮੰਦਿਰ ਵਿਚ ਸਾਰੇ ਚਲ ਆ ਕੇ 
('ਗੋਰ”) ਨੂੰ ਸੀਸ ਝੁਕਾਂਦੇ ਸਨ। (ਉਸ ਨੂੰ) ਕੇਸਰ ਅਤੇ ਚਾਵਲ ਲਗਾਉਂਦੇ ਸਨ ਅਤੇ 
ਭਾਂਤ _ਦੀ ਧੂਪ _ਜਗਾਉਂਦੇ _ਸਨ।੩। 
ਦੰਹਰਾ” 

ਭਾਂਤ ਭਾਂਤ ਦੀ ਪਰਿਕਰਮਾ ਕਰ ਕੇ ਅਤੇ ਤਰ੍ਹਾਂ ਤਰ੍ਹਾਂ ਨਾਲ ਸਿਰ ਝੁਕਾ ਕੇ ਅਤੇ ਭਵਾਨੀ 
ਦੇ ਮੰਦਿਰ ਦੀ ਪੂਜਾ ਕਰ ਕੇ ਫਿਰ ਘਰ ਵਿਚ ਆਉਂਦੇ ਸਨ।੪। 
ਚੱਪਾਣ 

ਸਾਰੇ ਨਰ _ਨਾਰੀ ਉਥੇ _ਚਲ ਕੇ ਜਾਂਦੇ 
(ਜਗਾਉਂਦੇ _ਸਨ)। ਭਾਂਤ ਭਾਂਤ ਦੇ ਗੀਤ ਗਾਉਂਦੇ 
ਨਿਵਾਉ'ਦੇ _ਸਨ।੫। 


੩੧੨ 


ਸੀ _ਦਸਮ-ਗ੍ਰੰਥ _ਸਾਹਿਬ 


ਜੋ ਇਛਾ ਕੋਊ ਮਨ ਮੈ ਧਰੈ। ਜਾਇ ਭਵਾਨੀ ਭਵਨ _ਉਚਰੈ। 
ਪੂਰਨ ਭਾਵਨਾ ਤਿਨ ਕੀ ਹੋਈ। _ਬਾਲ ਬ੍ਰਿਧ ਜਾਨਤ ਸਭ _ਕੋਈ। ੬। 


ਦੰਹਰਾ 
ਫਲਤ ਆਪਨੀ ਭਾਵਨਾ ਯਾ_ਮੈ ਭੇਦ ਨ ਕੋਇ। 
ਭਲੋ ਭਲੋ ਕੋਹੋਤ ਹੈ ਬੁਰੋ ਬੁਰੇ ਕੋ _ਹੋਇ। ੭। 
ਚੇਤ ਅਸਟਮੀ ਕੇ ਦਿਵਸ ਉਤਸਵ ਤਿਹ ਠਾ ਹੋਇ। 
ਊਚ ਨੀਚ ਰਾਜਾ ਪੂਜਾ ਰਹੈ ਨ ਘਰ ਮੈ ਕੋਇ। ੮। 


ਚੱਪਣਾ 
ਦਿਵਸ _ਅਸਟਮੀ ਕੋ ਜਬ _ਆਯੋ। _ਜਾਤ੍ਰੀ ਏਕ _ਰਾਨਿਯਹਿ ਭਾਯੋ। 


੮੨. 


ਤਾ ਸੌ ਭੋਗ ਕਰਤ ਮਨ ਭਾਵੈ। ਘਾਤ ਏਕਹੂੰ ਹਾਥ ਨ ਆਵੈ। ੯। 


ਯਹੈ _ਬਿਹਾਰ ਚਿਤ ਮਹਿ _ਆਯੋ। _ਜਾਤ੍ਹੀ ਕਹ _ਪਿਛਵਾਰ _ਸਦਾਯੋ। 
ਤਾ ਸੋ ਘਾਤ ਯਹੈ ਬਦਿ ਰਾਖੀ। ਪ੍ਰਗਟ ਰਾਵ ਜੂ ਤਨ ਯੌ _ਭਾਖੀ। ੧0। 


ਜਾਨਸਿ ਮਿਤਿ _ਪਿਛਵਾਰੇ _ਆਵਾ। _ਬਦਿ _ਸੈਕੇਤਿ ਯੌ __ਬਚਨ _ਸੁਨਾਵਾ। 
ਸਖਿਯਹਿ ਸਹਿਤ ਕਾਲਿ ਮੈ ਜੈਹੋ। _ਪੂਜ ਗੌਰਜਾ ਕੌ ਗ੍ਰਹਿ ਐਹੌ। _੧੧। 


ਦੰਹਰਾ 
ਜੋ ਕੋਊ ਹਮਰੌ ਹਿਤੂ ਤਹ _ਮਿਲਿਯੋ ਮੁਹਿ ਆਇ। 
ਭੇਦ ਰਾਵ ਕਛੂ _ਨ _ਲਹਿਯੋ _ਮੀਤਹਿ _ਗਈ _ਜਤਾਇ।੧੨। 


੭ਵੀਯਾ 
ਰਾਨੀ ਪਛਾਨੀ ਕਿ ਮੰਦਰ ਕੇ ਪਿਛਵਾਰੇ ਹੈ ਮੇਰੋਂ ਖਰੋ _ਸੁਖਦਾਈ। 
ਚਾਹਤ _ਬਾਤ _ਕਹਿਯੋ _ਸਕੁਚੈ ਤਬ ਕੀਨੀ ਹੈ ਬੈਨਨਿ ਮੈ ਚਤੁਰਾਈ। 
ਪੂਛਿ ਸਖੀ ਅਪਨੀ _ਮਿਸਹੀ ਉਤ ਪ੍ਯਾਰੇ ਕੋ ਐਸੀ _ਸਹੇਟ _ਬਤਾਈ। 
ਸਾਥ _ਚਲੌਗੀ ਹੌ ਕਾਲਿ ਚਲੌਗੀ ਮੈ ਦੇਬੀ ਕੌ _ਦੇਹੁਰੋ ਪੂਜਨ _ਮਾਈ। _੧੩। 


ਚੱਪਾਣ? 
ਯੌ _ਨ੍ਰਿਪ ਸੋ ਕਹਿ ਪੁਗਟ ਸੁਨਾਈ। _ਮੀਤਹਿ _ਉਤੈ ਸਹੇਟ ਬਤਾਈ। 
ਭਵਨ ਭਵਾਨੀ ਕੇ_ਮੈਜੈਹੋ। ਪੂਜਿ ਮੰਗਲਾ ਕੋ ਫਿਰਿ ਐਹੋ। _੧੪। 


ਚਰਿਤ੍ਰ ਪਾਖਿਆਨ ੩੧੩ 


ਜੋ ਵੀ ਕੋਈ ਮਨ ਵਿਚ ਇੱਛਾ ਧਾਰਦਾ, ਉਹ ਭਵਾਨੀ ਦੇ ਮੰਦਿਰ ਵਿਚ ਜਾ ਕੇ ਪੁਗਟ 
ਕਰਦਾ। _ਉਸ _ਦੀ ਭਾਵਨਾ ਪੁਰੀ ਹੋ. ਜਾਂਦੀ। (ਇਸ ਗੱਲ ਨੂੰ) ਬਾਲ _ਬਿਰਧ _ਸਭ _ਜਾਣਦੇ 
ਸਨ।੬। 


ਦੰਹਰਾ” 

(ਸਭ ਥਾਂ) ਆਪਣੀ ਭਾਵਨਾ ਹੀ ਫਲਦੀ ਹੈ, ਇਸ ਵਿਚ ਕੋਈ ਭੇਦ ਨਹੀਂ ਹੈ। ਭਲੇ 
ਦਾ ਭੁਲਾ ਹੁੰਦਾ ਹੈ ਅਤੇ ਮਾੜੇ _ਦਾ ਮਾੜਾ ਹੁੰਦਾ ਹੈ।੭। ਚੇਤਰ ਦੀ ਅਸ਼ਟਮੀ ਵਾਲੇ ਦਿਨ 
ਉਸ ਥਾਂ ਤੇ ਉਤਸਵ (ਮੇਲਾ) ਹੁੰਦਾ ਸੀ। ਉੱਚਾ ਨੀਵਾਂ, ਰਾਜਾ ਪੁਜਾ ਕੋਈ ਵੀ ਘਰ ਵਿਚ 
ਨਹੀਂ ਰਹਿੰਦਾ ਸੀ।੮। 
ਚੱਪਾਣ 


ਉਸ ਨਾਲ ਮਨ ਭਾਉਂਦਾ ਭੋਗ ਕਰਨਾ ਚਾਹੁੰਦੀ ਸੀ, 
ਰਿਹਾ ਸੀ।੯। 

ਮਨ ਵਿਚ ਇਹ ਵਿਚਾਰ ਆਇਆ ਅਤੇ ਯਾੜ੍ਹੀ ਨੂੰ ਕਹਿ ਕੇ ਪਿਛਵਾੜੇ _ਬੁਲਵਾਇਆ। 
ਉਸ ਨਾਲ ਇਹ _ਦਾਓ ਮਿਥਿਆ ਅਤੇ ਰਾਜੇ ਨੂੰ ਪ੍ਰਗਟ ਤੌਰ _ਤੇ _ਕਿਹਾ।੧0। 

(ਜਦ ਉਸ ਨੇ) ਜਾਣ ਲਿਆ ਕਿ ਮਿਤਰ ਪਿਛਵਾੜੇ ਆ ਗਿਆ ਹੈ, (ਤਦ) ਸੈਕੇਤ 
ਨਾਲ _ਦਾਓ ਇਸ ਤਰ੍ਹਾਂ ਸੁਣਾਇਆ ਕਿ _ਸਖੀਆਂ ਸਹਿਤ ਕਲ _ਮੈਂ_ਜਾਵਾਂਗੀ ਅਤੇ ਗੌਰਜਾ ਦੀ 


ਜੇ ਕੋਈ ਮੇਰਾ ਹਿਤੂ (ਮਿਲਣਾ ਚਾਹੇ ਤਾਂ) ਮੈਨੂੰ ਉਥੇ ਆ ਕੇ ਮਿਲੇ। ਰਾਜੇ ਨੇ ਕੁਝ ਵੀ 
ਭੇਦ ਨ ਸਮਝਿਆ, ਪਰ ਮਿਤਰ ਨੂੰ (ਸਾਰਾ) ਭੇਦ ਸਮਝਾ _ਗਈ।੧੨। 


ਨਾਵੰਯਾ 

ਰਾਣੀ ਨੇ ਪਛਾਣਿਆ ਕਿ ਮੰਦਿਰ ਦੇ ਪਿਛਵਾੜੇ ਮੇਰਾ ਸੁਖਦਾਈ (ਮਿਤਰ) _ਖੜੋਤਾ 
ਹੈ। (ਉਹ) ਗੌਲ ਕਰਨਾ ਚਾਹੁੰਦੀ ਹੈ, ਪਰ _ਸੈਕੋਚ ਕਰਦੀ ਹੈ। ਤਦ (ਉਸ ਨੇ) ਬੋਲਾਂ 
ਰਾਹੀਂ _ਚਾਲਾਕੀ _ਕੀਤੀ। ਆਪਣੀ ਸਖੀ ਨੂੰ ਪੁਛ _ਕੇ ਬਹਾਨੇ ਨਾਲ ਪ੍ਰੀਤਮ ਨੂੰ ਮਿਲਣ _ਵਾਲੀ 
ਥਾਂ ਦਸ ਦਿੱਤੀ ਕਿ ਮੈਂ ਕਲ ਦੇਵੀ ਦੇ ਦੇਹੁਰੇ ਤੇ ਮਾਤਾ ਦੀ ਪੂਜਾ ਕਰਨ ਲਈ _ਨਾਲ 
ਜਾਵਾਂਗੀ।੧੩। 
ਚੱਪਾਣ 

ਇਸ ਤਰ੍ਹਾਂ ਰਾਜੇ ਨੂੰ ਪ੍ਰਗਟ ਤੌਰ ਤੇ ਦਸਦੇ ਹੋਇਆਂ, ਮਿਤਰ ਨੂੰ ਮਿਲਣ ਵਾਲੀ ਥਾਂ 
ਦਸ ਦਿੱਤੀ ਕਿ ਮੈਂ ਭਵਾਨੀ ਦੇ ਮੰਦਿਰ ਜਾਵਾਂਗੀ ਅਤੇ _ਮੰਗਲਾ (ਦੇਵੀ) ਦੀ ਪੂਜਾ ਕਰ 
ਫਿਰ ਘਰ _ਆਵਾਂਗੀ।੧੪। 


ਵੀ 
ਕੇ 


ਜੋ ਕੋਊ ਹਮਰੋ ਹਿਤੂ ਤਹ ਮਿਲਿਯੋ ਮੁਹਿ ਆਇ। 
ਭੇਦ ਕਛੂ ਨ੍ਰਿਪ _ਨ _ਲਖਿਯੋ __ਮੀਤਹਿ ਗਈ _ਜਤਾਇ। _੧੫। 
ਯੌ ਕਹਿ ਕੈ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੌਨ। 

ਨ੍ਰਿਪਤਿ ਪੁਫੁਲਿਤ ਚਿਤ ਭਯੋ ਗਈ ਸਿਵਾ ਕੇ ਭੌਨ। ੧੬। ੧। 


#ਤੁ ਨਭ#' ਤੁ/ ੮੮/ 9੫੪ਤ/ ਆਫਲੁੰ/ 


ਚੱਪਲਾਂ 


ਮਾਝਾ ਦੇਸ ਜਾਟ ਇਕ _ਰਹੈ। ਕਾਜ ਕ੍ਰਿਸਾਨੀ ਕੋ _ਨਿਰਬਹੈ। 

ਰੈਨਿ ਦਿਨਾ ਖੇਤਨ ਮੈ ਰਹਈ। ਰਾਮ _ਸੀਹ ਨਾਮਾ ਜਗ _ਕਹਈ। ੧। 
ਰਾਧਾ ਨਾਮ ਨਾਰਿ ਗ੍ਰਿਹ ਤਾ ਕੇ। ਕਛੂ ਨ ਲਾਜ ਰਹਤ ਤਨ ਵਾ ਕੇ। 
ਨਿਤ ਉਠਿ ਬਾਗਵਾਨ ਪੈ ਜਾਵੈ। ਭੋਗ ਕਮਾਇ ਬਹੁਰਿ ਗ੍ਰਿਹਿ ਆਵੈ। _੨। 


ਲੈ _ਸਤੂਆ ਪਤਿ ਓਰ _ਸਿਧਾਈ। _ਚਲੀ ਚਲੀ ਮਾਲੀ ਪਹਿ ਆਈ। 
ਬਸਤਰ ਛੋਰਿ ਕੈ ਭੋਗ ਕਮਾਯੋ। ਤਿਹ ਸਤੂਆ ਕੀ ਕਰੀ ਬਨਾਯੋ। ੩। 


ਦੰਹਾਰਾ 
ਸਤੂਅਨ ਕਰੀ ਬਨਾਇ ਕੈ ਤਾ ਮੈ ਬਧ੍ਯੋ _ਬਨਾਇ। 
ਸਤੂਆ ਹੀ ਸੋ ਜਾਨਿਯੈ ਕਰੀ ਨ ਚੀਨ੍ਯੋ _ਜਾਇ। ੪। 


ਦੱਪਲ? 
ਭੋਗ ਕਰਤ _ਭਾਮਿਨਿ ਸੁਖ ਪਾਯੋ। _ਜਾਮਿਕ ਤਾ ਸੋ ਕੇਲ _ਕਮਾਯੋ। 
ਮਾਲੀ ਕੇ ਗ੍ਰਿਹ ਤੇ ਜਬ ਆਈ। ਬਸਤੁ _ਆਪਨੋ ਲਯੋ __ਉਠਾਈ। ੫। 
ਲੈ ਸਤੂਆ ਨਿਜੁ ਪਤਿ ਪਹਿ ਗਈ। ਛੋਰਤ ਬਸਤ੍ਰ ਹੇਤ ਤਿਹ ਭਈ। 
ਹਾਥੀ ਹੇਰਿ ਚੌਕ ਜੜ _ਰਹਿਯੋ। ਤੁਰਤ ਬਚਨ ਤਬ ਹੀ ਤ੍ਰਿਯ _ਕਹਿਯੋ। ੬। 
ਸੋਵਤ ਹੁਤੀ ਸੁਪਨ ਮੁਹਿ ਆਯੋ। _ਕਰੀ ਮਤ ਪਾਛੈ ਤਵ ਧਾਯੋ। 
ਮੈ ਡਰਿ ਪੰਡਿਤ ਲਯੋ _ਬੁਲਾਈ। ਜੋ ਉਨ ਕਹਿਯੋ ਸੁ ਕ੍ਰਿਆ ਕਮਾਈ। ੭। 


ਦੰਹਾਰਾ 
ਸਤੂਅਨ ਕਰੀ ਬਨਾਇ ਕੈ _ਦੰਤਨ _ਚਾਬੇ _ਕੋਇ। 
ਤਾ ਕੌ ਗੈਵਰ ਮਤ ਕੋ ਕਬਹੂੰ ਤ੍ਰਾਸ ਨ ਹੋਇ। ੮। 
ਫੂਲਿ ਗਯੋ ਜੜ ਬਾਤ ਸੁਨਿ ਭੇਦ ਨ ਸਕਿਯੋ ਪਾਇ। 
ਸਤੂਅਨ ਕਰੀ ਤੁਰਾਇ ਕੈ ਮੁਹਿ ਤ੍ਰਿਯ ਲਯੋ _ਬਚਾਇ। _੯।੧। 


ਮਤੁ ਸ਼ਭਮ ਸ਼੍ਤ/ ੮੯/ 5੫੬੨/ ਅ%ਫੰ/ 


ਚਰਿਤ੍ਰ ਪਾਖਿਆਨ ੩੧੫ 


ਦੰਹਰਾ 

ਜੇ ਕੋਈ ਮੇਰਾ ਹਿਤੂ ਹੋਵੇ, ਮੈਨੂੰ ਉਥੇ ਆ ਕੇ ਮਿਲੇ। ਰਾਜੇ ਨੇ ਕੋਈ ਵੀ ਭੇਦ ਨ 
ਸਮਝਿਆ, ਪਰ _ਮਿਤਰ ਨੂੰ ਸਭ _ਕੁਝ ਦਸ _ਗਈ।੧੫। ਇਸ ਤਰ੍ਹਾਂ ਰਾਣੀ ਉਠੀ ਅਤੇ ਮਿਤਰ 
ਦੇ ਘਰ ਵਲ ਚਲ ਪਈ। ਰਾਜਾ ਮਨ ਵਿਚ ਪੁਸੰਨ ਹੋਇਆ ਕਿ (ਉਹ) ਸ਼ਿਵਾ ਦੇ ਮੰਦਿਰ 
ਵਿਚ ਗਈ _ਹੈ।੧੬। 

/ਏਥੋ ਹੀ ਲਾਂਰਤੁੰਪ/ਖਆਨ ਦੇ ਤੁੰਆ ਲਾਰਤ੍ੂ ਦੇ ਅੰ ਭੂਪ ਸੰਵਾਦ ਦੇ ੮੮ਵ' ਲਾਰੜ੍ਹ ਦੀ ਪਤੀ 

ਭਾ ਲਭ _ਹੈ/ _੮੮/ 5੫੫ਤ/ ਜਲਦਾ/ 
ਜੱਪਣਾ 

ਮਾਝਾ ਦੇਸ ਵਿਚ ਇਕ ਜੱਟ ਰਹਿੰਦਾ ਸੀ ਅਤੇ ਖੇਤੀ ਦਾ ਕੰਮ ਕਰਦਾ ਸੀ। (ਉਹ) 
ਦਿਨ ਰਾਤ ਖੇਤਾਂ ਵਿਚ ਰਹਿੰਦਾ ਸੀ। (ਉਸ ਦਾ) ਨਾਮ ਰਾਮ ਸਿੰਘ ਪੁਚਲਿਤ ਸੀ।੧। 

ਉਸ ਦੇ ਘਰ ਰਾਧਾ ਨਾਂ ਦੀ ਇਸਤਰੀ ਸੀ। ਉਸ ਨੂੰ ਕੋਈ ਵੀ ਸ਼ਰਮ ਹੱਯਾ ਨਹੀਂ_ਸੀ। 
ਉਹ ਨਿੱਤ ਉਠ ਕੇ _ਬਾਗ਼ਬਾਨ (ਮਾਲੀ) ਕੋਲ ਜਾਂਦੀ ਅਤੇ (ਉਸ ਨਾਲ) ਭੋਗ ਕਰ ਕੇ ਫਿਰ 
ਘਰ _ਪਰਤ _ਆਉ'ਦੀ।੨। 

ਉਹ _ਸਤੂ ਲੈ ਕੇ (ਜਦ) ਪਤੀ ਵਲ ਗਈ, ਤਾਂ ਚਲਦੀ ਚਲਦੀ (ਉਸ) ਮਾਲੀ ਕੋਲ 
ਆ ਗਈ। ਬਸਤੁ _ਛਡ ਕੇ (ਉਸ ਨਾਲ) ਭੋਗ ਕੀਤਾ। (ਉਥੇ ਮਾਲੀ ਦੇ ਸਾਥੀਆਂ ਨੇ ਪੋਟਲੀ 
ਨਾਲੋਂ) ਉਹ _ਸਤੂ (ਖੋਲ੍ਹ ਕੇ) ਹਾਥੀ ('ਕਰੀ”) ਬਣਾ _ਦਿੱਤਾ।੩। 
ਦੰਹਰਾ 

ਸਤੂ ਦਾ ਹਾਥੀ ਬਣਾ ਕੇ ਉਸ ਵਿਚ ਬੰਨ੍ਹ _ਦਿੱਤਾ। ਉਹ _ਸਤੂ ਹੀ ਲਗਦਾ ਸੀ, ਹਾਥੀ 
ਨਹੀਂ_ ਸੀ _ਲਗਦਾ।੪। 
ਜੱਪਣਾ 

(ਉਸ) ਇਸਤਰੀ ਨੇ ਭੋਗ ਕਰ ਕੇ ਸੁਖ ਪ੍ਰਾਪਤ ਕੀਤਾ ਅਤੇ ਇਕ ਪਹਿਰ ਤਕ ਉਸ 
ਨਾਲ ਸੰਯੋਗ _ਕੀਤਾ। ਜਦੋਂ ਮਾਲੀ ਦੇ ਘਰੋਂ ਆਈ ਤਾਂ ਆਪਣਾ ਬਸਤੁ _ਵੀ ਉਠਾ ਲਿਆਈ।੫। 

ਉਹ _ਸਤੂ ਲੈ ਕੇ ਆਪਣੇ ਪਤੀ ਕੋਲ ਗਈ ਅਤੇ ਉਸ ਲਈ _(ਸਤੂ ਵਾਲੇ) ਬਸਤ੍ਰ ਨੂੰ 
ਖੋਲਣ _ਲਗੀ। _ਉਹ ਮੂਰਖ ਹਾਥੀ ਨੂੰ ਵੇਖ ਕੇ ਡਰ _ਗਿਆ। ਤਦੋਂ ਇਸਤਰੀ ਨੇ ਤੁਰਤ ਬਚਨ 
ਕੀਤਾ।੬। 

(ਸੈਂ) ਸੁੱਤੀ ਹੋਈ ਸਾਂ ਤਾਂ ਮੈਨੂੰ ਸੁਪਨਾ ਆਇਆ ਕਿ ਮਸਤ ਹਾਥੀ ਤੁਹਾਡੇ ਪਿਛੇ ਪਿਆ 
ਹੋਇਆ ਹੈ। ਮੈਂ ਡਰ ਕੇ ਪੰਡਿਤ ਨੂੰ ਬੁਲਾਇਆ। ਜਿਸ ਤਰ੍ਹਾਂ ਉਸ ਨੇ ਕਿਹਾ ਉਹੀ (ਮੈਂ) ਕੰਮ 
ਕੀਤਾ। ੭। 
ਦੰਹਰਾ 

ਸਤੂਆਂ ਦਾ ਹਾਥੀ ਬਣਾ ਕੇ ਜੇ ਕੋਈ ਦੰਦਾਂ ਨਾਲ _ਖਾਏਗਾ, _ਉਸ ਨੂੰ ਮਸਤ ਹਾਥੀ 
('ਗੈਵਰ”) ਦਾ ਡਰ ਕਦੇ ਵੀ ਨਹੀਂ _ਹੋਏਗਾ।੮। ਉਹ ਮੂਰਖ ਗੱਲ ਸੁਣ ਕੇ ਫੁਲ ਗਿਆ ਅਤੇ 
ਭੇਦ ਨੂੰ ਸਮਝ ਨ ਸਕਿਆ। (ਉਸ ਨੇ ਸੋਚਿਆ ਕਿ) ਸਤੂਆਂ ਦਾ ਹਾਥੀ (ਮੈਥੋਂ) ਚਬਵਾ ਕੇ 
ਮੈਨੂੰ ਇਸਤਰੀ ਨੇ ਬਚਾ ਲਿਆ ਹੈ।੯। 

/ਏਥੇਂ ਸੰ ਗਰਤੁੰਪ/ੰਮਿਆਨ ਦੇ ਤੂਆ ਗਾਰੈੜ੍ਹ ਦੇ ਸੰਤ ਡੁਪ ਸੰਵਾਦ ਦੇ ੮੯ਵੇ' ਗਰੇਤ ਦੀ ਸਪਤ 

ਭਾ ਲਭ ਹੰ/ _੮੯/ 9੫੬੨/ ਚਲਦਾ? 


ਸੀ _ਦਸਮ-ਗ੍ੰਥ _ਸਾਹਿਬ 


ਦਾਹਰਾ 
ਸਹਰ _ਇਟਾਵਾ ਮੈ ਹੁਤੋ ਨਾਨਾ ਨਾਮ _ਸੁਨਾਰ। 
ਤਾ ਕੀ ਅਤਿ ਹੀ ਦੇਹ ਮੈ ਦੀਨੋ ਰੂਪ ਮੁਰਾਰ। ੧। 
ਚੱਧਾਣ? 
।  ਆਪੁਨ ਕੋ ਕਰਿ ਧੰਨ੍ਯ ਬਿਚਾਰੈ। 
। ਯੌ ਕਹਿ ਕੈ ਅਬਲਾ ਬਲਿ ਜਾਹੀ। ੨। 


ਤਹ 


ਦੰਹਰਾ 
ਦੀਪ _ਕਲਾ ਨਾਮਾ _ਹੁਤੀ ਦੁਹਿਤਾ ਰਾਜ _ਕੁਮਾਰਿ। 
ਅਮਿਤ ਦਰਬੁ ਤਾ ਕੇ ਰਹੈ ਦਾਸੀ ਰਹੈ ਹਜਾਰ। ੩। 
ਪਠੈ _ਏਕ ਤਿਨ _ਸਹਚਰੀ ਲਯੋ __ਸੁਨਾਰ _ਬੁਲਾਇ। 
ਰੈਨਿ ਦਿਨਾ ਤਾ ਸੋ ਰਮੈ ਅਧਿਕ ਚਿਤ ਸੁਖੁ ਪਾਇ। ੪। 


ਦੱਪਲ? 
ਰਾਤ ਦਿਵਸ _ਤਿਹ ਧਾਮ ਬੁਲਾਵੈ। ਕਾਮ ਕੇਲ ਤਿਹ _ਸੰਗ _ਕਮਾਵੈ। 
ਪ੍ਰੀਤਿ ਮਾਨਿ ਤਿਹ ਸਾਥ _ਬਿਹਾਰੈ। ਵਾ ਕੇ ਲਿਯੇ ਪ੍ਰਾਨ ਦੈ ਡਾਰੈ। ੫। 
ਏਕ ਦਿਵਸ ਤਿਹ ਧਾਮ ਬੁਲਾਯੋ। ਤਬ ਲੋ ਪਿਤੁ ਤਾ ਕੇ ਗ੍ਰਿਹ ਆਯੋ। 
ਕਛੂ ਨ ਚਲਿਯੋ ਜਤਨ ਇਹ ਕੀਨੋ। ਅੰਜਨ ਆੰਜਿ _ਬਿਦਾ ਕਰਿ ਦੀਨੋ। ੬। 
ਦੰਹਾਰਾ 
ਅਧਿਕ ਮੂੜ ਤਾ ਕੋ ਪਿਤਾ ਸਕਿਯੋ ਭੇਦ ਨਹਿ ਚੀਨ। 
ਆਖਨ ਅੰਜਨ ਆੰਜਿ ਤ੍ਰਿਯ ਮੀਤ _ਬਿਦਾ ਕਹਿ _ਦੀਨ। ੭। ੧। 


ਮਤੁ ਸ਼ਭਮ ਸ੍ਤ/ _€੯?/ 5੫੬੯/ %ਫਲੀੰ/ 


ਦੰਹਰਾ 
ਗਬਿੰਦ ਚੰਦ _ਨਰੇਸ ਕੇ _ਮਾਧਵਨਲ _ਨਿਜੁ _ਮੀਤ। 
ਪੜੇ _ਬ੍ਯਾਕਰਨ ਸ਼ਾਸਤੁ _ਖਟ _ਕੋਕ ਸਾਰ _ਸੰਗੀਤ। _੧। 
ਚੱਪਣਾ 


ਮਧੁਰ ਮਧੁਰ ਧੁਨਿ ਬੇਨੁ ਬਜਾਵੈ। ਜੋ ਕੋਊ ਤ੍ਰਿਯ ਸੂਵਨਨ ਸੁਨਿ ਪਾਵੈ। 
ਚਿਤ ਮੈ ਅਧਿਕ ਮਤ ਹ੍ਹੈ ਝੂਲੈ। ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੇ। ੨। 


ਪੁਰ ਬਾਸੀ ਨ੍ਰਿਪ ਧੈ ਚਲਿ ਆਏ। ਆਇ ਰਾਇ ਤਨ ਬਚਨ ਸੁਨਾਏ। 
ਕੈ ਮਾਧਵਨਲ ਕੌ ਅਬ ਮਰਿਯੈ। ਨਾ ਤੋ ਯਾ ਕਹ ਦੇਸ ਨਿਕਰਿਯੈ। ੩। 


ਚਰਿਤ੍ਰ ਪਾਖਿਆਨ ੩੧੭ 


ਦੰਹਰਾ 


ਇਟਾਵਾ ਸ਼ਹਿਰ ਵਿਚ ਨਾਨਾ ਨਾਂ ਦਾ ਇਕ _ਸੁਨਿਆਰਾ ਰਹਿੰਦਾ ਸੀ। ਪਰਮਾਤਮਾ ਨੇ 
ਉਸ ਦੀ ਦੇਹੀ ਬਹੁਤ ਸੁੰਦਰ ਬਣਾਇਆ _ਸੀ।੧। 


0੨੧੨ 


(ਉਥੇ) ਦੀਪ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ। ਉਸ ਕੋਲ ਬੇਹਿਸਾਬਾ ਧਨ ਸੀ 
ਅਤੇ _ਹਜ਼ਾਰਾਂ _ਦਾਸੀਆਂ ਰਹਿੰਦੀਆਂ _ਸਨ।੩। ਉਸ ਨੇ ਇਕ ਦਾਸੀ ਭੇਜ ਕੇ ਸੁਨਿਆਰੇ ਨੂੰ 
ਬੁਲਾ ਲਿਆ। ਉਸ ਨਾਲ ਰਾਤ ਦਿਨ _ਸਹਿਵਾਸ ਕਰਦੀ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ 
ਕਰਦੀ।੪। 


ਚੱਪਾਣ 

ਉਸ _(ਸੁਨਿਆਰੇ) ਨੂੰ ਰਾਤ ਦਿਨ ਘਰ _ਬੁਲਾਉਂਦੀ ਅਤੇ ਉਸ _ਨਾਲ _ਕਾਮ-ਕ੍ਰੀੜਾ 
ਕਰਦੀ। ਪ੍ਰੇਮ ਪੂਰਵਕ ਉਸ _ਨਾਲ _ਰਮਣ ਕਰਦੀ ਅਤੇ ਉਸ _ਲਈ ਪ੍ਰਾਣ ਨਿਛਾਵਰ _ਕਰਦੀ।੫। 

(ਉਸ ਨੂੰ) ਇਕ ਦਿਨ ਘਰ ਬੁਲਾਇਆ, ਤਦ ਤਕ ਉਸ ਦਾ ਪਿਤਾ ਘਰ ਆ ਗਿਆ। 
ਜਦੋਂ ਕੁਝ ਵਾਹ ਨ ਲਗੀ, ਤਾਂ ਇਹ ਯਤਨ ਕੀਤਾ ਕਿ (ਉਸ ਦੀ ਅੱਖ ਵਿਚ) ਸੁਰਮਾ ਪਾ ਕੇ 
ਵਿਦਾ ਕਰ ਦਿੱਤਾ।੬। 
ਦੰਹਰਾ” 

ਉਸ ਦਾ ਪਿਤਾ ਬਹੁਤ ਮੂਰਖ ਸੀ, ਉਹ ਭੇਦ ਨੂੰ ਨ ਸਮਝ _ਸਕਿਆ। (ਉਸ) ਇਸਤਰੀ 
ਨੇ ਅੱਖਾਂ ਵਿਚ ਸੁਰਮਾ ਪਾਕੇ ਮਿਤਰ ਨੂੰ ਵਿਦਾ ਕਰ _ਦਿੱਤਾ।੭। 

/ਏਥੋਂ ਸੰ ਗਰੇਤੂੱਪਮਆਨ ਦੇ ਤੂਆ ਗੰਰੇਤ ਦੇ ਮੰਤ ਭੂਪ ਸੰਵਾਦ ਦੋ ੯7ਵੇ' ਗਰੇੜ੍ਹ ਦੀ ਸ਼ਮਪਤਨ 

ਭਾ ਲਭ ਹ/ _੯67/ 5੫੬੯7 ਚਲਦਾ? 

ਦੰਹਾਰਾ 

ਗੋਬਿੰਦ ਚੰਦ ਰਾਜੇ ਦਾ ਮਾਧਵਾਨਲ (ਨਾਂ ਦਾ ਇਕ) ਜਿਗਰੀ ਮਿੱਤਰ ਸੀ ਜੋ ਵਿਆਕਰਣ 
ਖਟ-ਸ਼ਾਸਤ੍ਰ, ਕੋਕ _ਸ਼ਾਸਤੁ _ਅਤੇ ਸੰਗੀਤ ਪੜ੍ਹਦਾ _ਸੀ।੧। 
ਚੱਪਲਾਂ 

ਉਹ ਮਿਠੀ ਮਿਠੀ ਧੁਨ ਨਾਲ ਬੰਸਰੀ ਵਜਾਉਂਦਾ ਸੀ। (ਜਿਸ ਨੂੰ) ਜੇ ਕੋਈ ਇਸਤਰੀ 
ਕੰਨਾਂ ਨਾਲ ਸੁਣ ਲੈਂਦੀ ਤਾਂ ਚਿਤ ਵਿਚ ਅਧਿਕ ਮਸਤ ਹੋ ਕੇ ਝੂਮਦੀ। ਉਸ ਨੂੰ ਘਰ ਦੀ 
ਸਾਰੀ ਸੁੱਧ ਬੁੱਧ _ਭੁਲ _ਜਾਂਦੀ।੨। 

ਸ਼ਹਿਰ ਦੇ ਨਿਵਾਸੀ ਰਾਜੇ ਕੋਲ ਚਲ ਕੇ ਆਏ ਅਤੇ ਆ ਕੇ ਰਾਜੇ ਪ੍ਰਤਿ ਬਚਨ ਕਹੇ। 
ਜਾਂ ਤਾਂ ਮਾਧਵਾਨਲ ਨੂੰ ਹੁਣ ਮਾਰ ਦਿਓ, ਨਹੀਂ _ਤਾਂ ਇਸ ਨੂੰ 


੩੧੮ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਇਹ ਹਮਾਰੀ ਇਸਤ੍ਰੀਨ ਕੇ _ਲੇਤ ਚਿਤ _ਬਿਰਮਾਇ। 
ਜੋ ਹਮ ਸਭ ਕੋ ਕਾਢਿਯੈ ਤੌ ਇਹ ਰਖਿਯੈ ਰਾਹਿ। ੪। 


ਦੱਖਣ? 
ਤੋਰਿ ਰਾਵ ਤਬ _ਜਲਜ _ਮੰਗਾਏ। _ਭਾਤਿ _ਬਿਛੌਨਾ _ਕੀ _ਬਿਛਵਾਏ। 
ਸਕਲ _ਸਖੀ ਤਿਹ ਪਰ _ਬੈਠਾਈ। _ਭਾਤਿ _ਭਾਤਿ ਕੀ ਪੂਭਾ ਬਨਾਈ। _੫। 


ਮਾਧਵਨਲ ਕੌ ਬੋਲਿ ਪਠਾਇਸ। _ਤਵਨ ਸਭਾ ਭੀਤਰ _ਬੈਠਾਇਸ। 
ਰੀਝਿ ਬਿਪੂ ਤਬ ਬੇਨ ਬਜਾਈ। ਸਭ ਇਸਤ੍ਰਿਨ ਕੇ ਚਿਤ ਸੁ ਭਾਈ। ੬। 


ਦੰਹਾਰਾ 
ਸਭ ਅਬਲਾ ਮੋਹਿਤ ਭਈ ਨਾਦ _ਸੂਵਨ ਸੁਨਿ _ਪਾਇ। 
ਸਭਹਿਨ ਕੇ ਤਨ ਸੌ ਗਏ ਕਮਲ ਪਤ੍ਹ _ਲਪਟਾਇ। _੭। 


ਚੱਪਲਾਂ 
ਮਾਧਵਨਲ ਨ੍ਰਿਪ _ਤੁਰਤੁ _ਨਿਕਾਰਿਯੋ। _ਬਿਪੁ _ਜਾਨਿ _ਜਿਯ _ਤੇ ਨਹੀ ਮਾਰਿਯੋ। 
ਕਾਮਾਵਤੀ ਨਗਰ _ਚਲਿ _ਆਯੋ। _ਕਾਮਕੰਦਲਾ ਸੌ _ਹਿਤ _ਭਾਯੋ। _੮। 


ਦੰਹਰਾ 
ਚੰਦਨ ਕੀ ਤਨ ਕੰਚੁਕੀ ਕਾਮਾ _ਕਸੀ _ਬਨਾਇ। 
ਅੰਗਿਯਾ ਹੀ ਸਭ ਕੋ _ਲਥੈ ਚੰਦਨ ਲਖ੍ਯੋ ਨ __ਜਾਇ। _੧੧। 
ਚੰਦਨ ਕੀ ਲੈ _ਬਾਸਨਾ _ਭਵਰ _ਬਹਿਨ੍ਯੋ _ਆਇ। 
ਸੋ ਤਿਨ ਕੁਚ ਕੀ ਬਾਯੁ ਤੇ ਦੀਨੌ ਤਾਹਿ ਉਠਾਇ। _੧੨। 


ਚੱਪਲਾਂ 
ਇਹ ਸੁ ਭੇਦ ਬਿਪ ਨੈ ਲਹਿ ਲਯੋ। ਰੀਝਤ ਅਧਿਕ ਚਿਤ ਮਹਿ _ਭਯੋ। 
ਅਮਿਤ ਦਰਬੁ ਨਿਿਪ ਤੇ ਜੋ `ਲੀਨੋ। ਸੋ ਲੈ _ਕਾਮਕੰਦਲਹਿ ਦੀਨੋ। ੧੩। 


ਚਰਿਤ੍ਰ ਪਾਖਿਆਨ ੩੧੯ 


ਦੰਹਰਾ 

ਇਹ ਸਾਡੀਆਂ ਇਸਤਰੀਆਂ ਦੇ ਚਿਤ ਭਰਮਾ ਲੈਂਦਾ ਹੈ। ਜਾਂ _ਤਾਂ ਸਾਨੂੰ ਸਾਰਿਆਂ ਨੂੰ 
ਕਢ ਦਿਓ ਅਤੇ ਇਸ ਨੂੰ ਰਖ _ਲਵੋ।੪। 
ਜੱਪਣਾ 

ਤਦ ਰਾਜੇ ਨੇ ਕਮਲ ਫੁਲ ਤੁੜਵਾ ਕੇ ਮੰਗਵਾਏ ਅਤੇ _ਵਿਛੌਣੇ ਵਾਂਗ _ਵਿਛਵਾ ਦਿੱਤੇ। 
ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਵਾ _ਕੇ _ਉਸ _ਉਤੇ _ਸਾਰੀਆਂ _ਸਖੀਆਂ _ਬਿਠਾ _ਦਿੱਤੀਆਂ। ੫। 

(ਤਾਂ ਉਸ ਨੇ) ਮਾਧਵਾਨਲ ਨੂੰ _ਬੁਲਵਾ ਲਿਆ ਅਤੇ ਉਸ ਨੂੰ ਸਭਾ ਵਿਚ _ਬਿਠਾਇਆ। 
ਤਦ ਬ੍ਰਾਹਮਣ (ਮਾਧਵਾਨਲ) ਨੇ _ਰੀਝ _ਕੇ ਬੰਸਰੀ ਵਜਾਈ, ਜੋ ਸਾਰੀਆਂ ਇਸਤਰੀਆਂ ਦੇ ਮਨ 
ਨੂੰ ਚੰਗੀ _ਲਗੀ।੬। 


ਦੰਹਰਾ 


ਮਾਧਵਾਨਲ ਨੂੰ ਰਾਜੇ ਨੇ _ਤੁਰਤ ਕੱਢ ਦਿੱਤਾ, ਪਰ ਬ੍ਰਾਹਮਣ ਜਾਣ ਕੇ ਜਾਨੋ ਨਹੀਂ 
ਮਾਰਿਆ। (ਉਹ ਉਥੋਂ) ਚਲ ਕੇ _ਕਾਮਾਵਤੀ ਨਗਰੀ ਵਿਚ ਆ ਗਿਆ। (ਉਥੇ ਆ ਕੇ ਉਸ 
ਦਾ) ਕਾਮਕੰਦਲਾ ਨਾਲ _ਹਿਤ ਹੋ __ਗਿਆ।੮। 
ਦੰਹਰਾ” 

ਜਿਥੇ ਕਾਮ ਸੈਨ ਨਾਂ ਦਾ ਰਾਜਾ ਸੀ, ਬ੍ਰਾਹਮਣ (ਮਾਧਵਾਨਲ) ਉਥੇ _ਜਾ _ਪਹੁੰਚਿਆ। 
ਉਥੇ _(ਰਾਜੇ ਦੇ) ਸਾਹਮਣੇ ੩੬0 ਇਸਤਰੀਆਂ _ਨਾਚ _ਕਰਦੀਆਂ ਹੁੰਦੀਆਂ _ਸਨ।੯। 
ਚੱਪਾਣ 


ਮਾਧਵਾਨਲ ਉਸ _ਦੀ ਸਭਾ ਵਿਚ ਆਇਆ ਅਤੇ ਆ ਕੇ ਰਾਜੇ ਨੂੰ ਸੀਸ ਝੁਕਾਇਆ। 
ਜਿਥੇ ਬਹੁਤ _ਸੂਰਬੀਰ ਬੈਠੇ _ਹੋਏ ਸਨ, ਉਥੇ _ਕਾਮਕੰਦਲਾ _ਨਚ ਰਹੀ __ਸੀ।੧0। 
ਦੰਹਰ” 

ਕਾਮਕੰਦਲਾ('ਕਾਮਾ”) ਨੇ _ਚੰਦਨ ਦੀ _ਅੰਗੀ _('ਕੈਚੁਕੀ”) ਚੰਗੀ ਤਰ੍ਹਾਂ _ਕਸੀ ਹੋਈ _ਸੀ। 
ਸਭ ਨੂੰ _ਅੰਗੀ ਹੀ ਨਜ਼ਰ ਆਉਂਦੀ ਸੀ, ਚੰਦਨ ਨਹੀਂ _ਦਿਖਦਾ _ਸੀ।੧੧। ਚੰਦਨ ਦੀ ਵਾਸਨਾ 
ਲੈ ਕੇ ਭੌਰਾ (ਉਥੇ) ਆ ਬੈਠਿਆ ਜਿਸ ਨੂੰ ਉਸ ਨੇ ਛਾਤੀਆਂ (ਦੇ ਝਟਕੇ ਤੋ ਪੈਦਾ ਕੀਤੀ) 
ਹਵਾ ਨਾਲ ਉਡਾ _ਦਿੱਤਾ।੧੨। 


ਚੱਪਾਣ 
ਇਹ ਸਾਰਾ ਭੇਦ ਬ੍ਰਾਹਮਣ ਨੇ ਸਮਝ _ਲਿਆ। (ਉਹ) ਮਨ ਵਿਚ ਬਹੁਤ ਪ੍ਰਸੰਨ ਹੋਇਆ। 


(ਉਸ ਨੇ) ਜੋ ਬਹੁਤ ਸਾਰਾ ਧਨ ਰਾਜੇ ਤੋਂ ਲਿਆ ਸੀ, ਉਹ (ਉਸ ਨੇ) ਲੈ ਕੇ ਕਾਮਕੰਦਲਾ ਨੂੰ 
ਦੇ ਦਿੱਤਾ।੧੩। 


੩੨) ਸੀ _ਦਸਮ-ਗ੍ੰਥ _ਸਾਹਿਬ 


ਦੰਹਾਰਾ 
ਐਸੇ _ਬਿਪੂ _ਫਜੂਲ ਕੋ ਮੋਹਿ ਨ ਰਾਖ੍ਯੋ ਜਾਇ। _੧੪। 
ਚੱਲ? 
ਬਿਪੂ ਜਾਨਿ ਜਿਯ ਤੇ ਨਹਿ ਮਰਿਯੈ। ਇਹ ਪੁਰ ਤੇ ਇਹ ਤੁਰਤੁ ਨਿਕਰਿਯੈ। 
ਜਾ ਕੇ ਦੁਰਿਯੋ ਧਾਮ ਲਹਿ ਲੀਜੈ। ਟੂਕ ਅਨੇਕ ਤਵਨ ਕੋ ਕੀਜੈ। _੧੫। 


ਯਹ ਸਭ ਭੇਦ ਬਿਪ੍ਹ ਸੁਨਿ ਪਾਯੋ। _ਚਲਿਯੋ __ਚਲਿਯੋ ਕਾਮਾ ਗ੍ਰਹਿ ਆਯੋ। 
ਮੋ ਪਰ ਕੋਪ ਅਧਿਕ ਨ੍ਰਿਪ ਕੀਨੋ। ਤਿਹ ਹਿਤ ਧਾਮ ਤਿਹਾਰੋ _ਚੀਨੋ। ੧੬। 


ਦਾਹਾਰਾ 
ਸੁਨਤ ਬਚਨ _ਕਾਮਾ ਤੁਰਤ _ਦਿਜ ਗ੍ਰਿਹ ਲਯੋ _ਦੁਰਾਇ। 
ਰਾਜਾ ਕੀ ਨਿੰਦ੍ਯਾ ਕਰੀ ਤਾਹਿ ਗਰੇ ਸੋ _ਲਾਇ। ੧੭। 
ਕਾਲਾ ਲਾਲ 
ਚੱਧਾਣ? 
ਧ੍ਰਿਗ ਇਹ ਰਾਇ ਭੇਦ ਨਹਿ ਜਾਨਤ। ਤੁਮ ਸੇ ਚਤੁਰਨ ਸੌ ਰਿਸਿ _ਠਾਨਤ। 
ਮਹਾ ਮੂੜ ਨ੍ਰਿਪ ਕੋਕਾ ਕਹਿਯੈ। ਯਾ ਪਾਪੀ ਕੇ ਦੇਸ ਨ ਰਹਿਯੈ। ੧੮। 
ਦੰਹਰਾ 
ਚਲੌ `ਤ ਏਕੈ ਮਗੁ ਚਲੌਂ ਰਹੇ ਰਹੋ ਤਿਹ ਗਾਉ। 
ਨਿਸੁ ਦਿਨ ਰਟੌ ਬਿਹੰਗ ਜ੍ ਯੋ ਮੀਤ _ਤਿਹਾਰੋ ਨਾਉ। ੧੯। 


< ੨ 


ਬਿਰਹ ਬਾਨ ਮੋ ਤਨ ਗਡੇ ਕਾ ਸੋ ਕਰੋਂ ਪੁਕਾਰ। 
ਤਨਕ ਅਗਨਿ ਕੋ ਸਿਵ ਭਏ ਜਰੋ ਸੈਭਾਰਿ ਸੈਭਾਰਿ। ੨0। 
ਆਜੁ ਸਖੀ ਮੈ ਯੌ ਸੁਨ੍ਯੋ ਪਹੁ _ਫਾਟਤ ਪਿਯ _ਗੌਨ। 
ਪਹੁ _ਹਿਯਰੇ _ਝਗਰਾ _ਪਰਿਯੋ ਪਹਿਲੇ ਫਟਿ ਹੈ ਕੌਨ। ੨੧। 
ਆਧਵ ਲਾਲ 
ਜਪਣਾ 


ਤੁਮ ਸੁਖ ਸੋ ਸੁੰਦਰਿ ਹਯਾ ਰਹੋ। ਹਮ ਕੋ _ਬੇਗਿ ਬਿਦਾ ਮੁਖ ਕਹੋਂ। 


ਹਮਰੋ ਕਛੂ ਤਾਪ ਨਹ _ਕਰਿਯਹੁ। ਨਿਤ ਰਾਮ ਕੋ ਨਾਮ ਸੰਭਰਿਯਹੁ। ੨੨। 
ਦੰਹਰਾ 
ਸੁਨਤ _ਬਚਨ _ਕਾਮਾ ਤਬੈ _ਭੂਮਿ _ਪਰੀ _ਮੁਰਛਾਇ। 
ਜਨੁ _ਘਾਯਲ _ਘਾਇਨ ਲਗੇ _ਗਿਰੈ _ਉਠੈ _ਬਰਰਾਇ। _੨੩। 


ਚਰਿਤ੍ਰ ਪਾਖਿਆਨ ੩੨੧ 


ਚੱਪਣਾ 

ਬ੍ਰਾਹਮਣ ਜਾਣ ਕੇ (ਇਸ ਨੂੰ) ਜਾਨ ਤੋਂ ਨਹੀਂ ਮਾਰਨਾ ਚਾਹੀਦਾ, ਪਰ ਇਸ ਨੂੰ ਇਸ 
ਨਗਰ ਤੋਂ ਤੁਰਤ ਕਢ ਦੇਣਾ ਚਾਹੀਦਾ ਹੈ। (ਇਹ ਵੀ ਕਹਿ ਦਿੱਤਾ ਕਿ) ਜਿਸ ਦੇ ਘਰ ਵਿਚ 
ਇਹ ਲੁਕਿਆ ਹੋਇਆ ਮਿਲਿਆ, ਉਸ ਦੇ ਅਨੇਕ ਟੋਟੇ ਕਰ ਦਿੱਤੇ _ਜਾਣ।੧੫। 

ਇਹ ਸਾਰੀ ਗੱਲ ਬ੍ਰਾਹਮਣ ਨੇ ਸੁਣ _ਲਈ। ਉਹ ਚਲਦਾ ਚਲਦਾ _ਕਾਮਕੰਦਲਾ ਦੇ 
ਘਰ _ਆਇਆ। (ਕਹਿਣ ਲਗਿਆ ਕਿ) ਮੇਰੇ ਉਤੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ। ਇਸ 
ਲਈ _ਤੇਰਾ ਘਰ _ਲਭਿਆ _ਹੈ।੧੬। 
ਦੰਹਰਾ 

ਕਾਮਕੰਦਲਾ ਨੇ ਬਚਨ ਸੁਣ ਕੇ ਤੁਰਤ ਬ੍ਰਾਹਮਣ ਨੂੰ ਘਰ ਵਿਚ ਲੁਕਾ ਲਿਆ। ਉਸ ਨੂੰ 


ਗਲੇ ਨਾਲ ਲਾ ਕੇ ਰਾਜੇ ਦੀ ਨਿੰਦਿਆ ਕੀਤੀ।੧੭। 


ਕਾਮਕੰਦਲਾ ਨੰ _/ਕੈਹਾ-- 
ਜੱਪਣਾ 

ਇਸ ਰਾਜੇ ਨੂੰ ਧਿੱਕਾਰ ਹੈ ਜੋ ਭੇਦ ਨੂੰ ਨਹੀਂ _ਜਾਣਦਾ। ਤੁਹਾਡੇ ਵਰਗੇ ਸੂਝਵਾਨ ਉਤੇ 
ਨਾਰਾਜ਼ ਹੁੰਦਾ ਹੈ। ਅਜਿਹੇ ਮਹਾ ਮੂਰਖ ਰਾਜੇ ਨੂੰ ਕੀ _ਕਹੀਏ। ਇਸ ਪਾਪੀ ਦੇ ਦੇਸ ਨਹੀਂ 
ਰਹਿਣਾ ਚਾਹੀਦਾ।੧੮। 
ਦੰਹਰਾ 

ਜੇ _ਚਲੋਗੇ ਤਾਂ (ਤੁਹਾਡੇ ਨਾਲ) ਇਕੋ ਮਾਰਗ _ਉਤੇ _ਚਲਾਂਗੀ, (ਜਿਥੇ) ਰਹੋਗੇ, ਉਸ 
ਪਿੰਡ ਵਿਚ _ਰਹਾਂਗੀ। ਰਾਤ ਦਿਨ ਪੰਛੀ _(ਪਪੀਹੇ) ਵਾਂਗ ਹੇ ਮਿੱਤਰ ! ਤੇਰਾ ਨਾਮ _ਜਪਾਂਗੀ।੧੯। 
ਵਿਯੋਗ ਦਾ ਬਾਣ ਮੇਰੇ ਸ਼ਰੀਰ ਵਿਚ _ਲਗਾ ਹੈ, _ਕਿਸ ਅਗੇ ਪੁਕਾਰ _ਕਰਾਂ। ਥੋੜੀ ਜਿਹੀ 
ਅਗਨੀ ਦਾ ਸਿਵਾ ਬਣ ਗਿਆ ਹੈ, ਹੌਲੀ ਹੌਲੀ ਸੜ _ਰਹੀ ਹਾਂ।੨0। (ਆਪਣੇ ਆਪ _ਨਾਲ 
ਗੱਲ ਕਰਦੀ ਹੋਈ ਕਹਿੰਦੀ ਹੈ--) ਹੇ ਸਖੀ! ਅਜ ਮੈਂ ਇਹ ਸੁਣਿਆ ਹੈ ਕਿ ਪਹੁ ਫੁਟਾਲੇ 
ਨਾਲ ਪ੍ਰੀਤਮ ਚਲੇ _ਜਾਣਗੇ। (ਮੇਰੇ) ਹਿਰਦੇ ਵਿਚ ਝਗੜਾ _ਚਲ ਰਿਹਾ ਹੈ ਕਿ ਪਹਿਲਾਂ ਕੋਣ 
ਫਟੇਗਾ? (ਪਹੁ _ਫੁਟਾਲਾ ਹੋਵੇਗਾ ਜਾਂ ਮੇਰਾ ਹਿਰਦਾ _ਫਟੇਗਾ)।੨੧। 
੭ਆਾਹਫਾਨਲ ਨੇ /ਕਹਾ-- 
ਜੱਪਣਾ 

ਹੇ ਸੁੰਦਰੀ! ਤੁਸੀਂ ਸੁਖ ਨਾਲ ਇਥੇ _ਰਹੋਂ 
ਕਹੋ। _ਸਾਡੇ (ਜਾਣ ਦਾ) ਕੋਈ ਦੁਖ ਨਹੀਂ _ਮੌਨਣਾ 
ਕਰਨਾ।੨੨। 


ਅਤੇ _ਸਾਨੂੰ ਜਲਦੀ ਨਾਲ ਮੁਖ ਤੋਂ ਵਿਦਾ 
ਅਤੇ ਨਿੱਤ ਰਾਮ ਦੇ ਨਾਮ ਦੀ ਅਰਾਧਨਾ 


ਦੰਹਰਾ 


ਕਾਮਕੰਦਲਾ (ਮਾਧਵਾਨਲ ਦੇ) ਬਚਨ ਸੁਣ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ, 
ਮਾਨੋ ਘਾਇਲ _ਘਾਉ ਲਗਣ ਤੇ ਡਿਗਦਾ, ਉਠਦਾ ਅਤੇ _ਬਰੜਾਉਂਦਾ _ਹੋਵੇ।੨੩। 


੩੨੨ 


ਸੀ _ਦਸਮ-ਗੁੰਥ _ਸਾਹਿਬ 


ਨੰਰਠਾ 
ਅਧਿਕ _ਬਿਰਹ ਕੇ ਸੰਗ ਪੀਤ ਬਰਨ ਕਾਮਾ ਭਈ। 
ਰਕਤ ਨ ਰਹਿਯੋ ਅੰਗ _ਚਲਿਯੋ ਮੀਤ ਚੁਰਾਇ ਚਿਤ। ੨੪। 
ਦੰਹਰਾ 
ਟਾਂਕ ਤੋਲ ਤਨ ਨ ਰਹਿਯੋ ਮਾਸਾ ਰਹਿਯੋ ਨ ਮਾਸ। 
ਬਿਰਹਿਨ ਕੌ ਤੀਨੋ ਭਲੇ ਹਾਡ ਚਾਮ ਅਰੁ ਸ੍ਰਾਸ। ੨੫। 
ਅਤਿ ਕਾਮਾ _ਲੋਟਤ _ਧਰਨਿ _ਮਾਧਵਨਲ ਕੇ __ਹੇਤ। 
ਟੂਟੋਂ ਅਮਲ _ਅਫੀਮਿਯਹਿ _ਜਨੁ _ਪਸਵਾਰੇ _ਲੇਤ। _੨੬। 


ਮਿਲਤ ਨੈਨ _ਨਹਿ ਰਹਿ _ਸਕਤ ਜਾਨਤ ਪ੍ਰੀਤਿ _ਪਤੰਗ। 
ਛੂਟਤ ਬਿਰਹ _ਬਿਯੋਗ ਤੇ _ਹੋਮਤ _ਅਪਨੋ ਅੰਗ। _੨੭। 


ਜਹਾ _ਪਿਯਰਵਾ _ਚਲੇ ਪ੍ਰਾਨ _ਤਿਤਹੀ ਚਲੇ। 
ਸਕਲ _ਸਿਥਿਲ ਭਏ ਅੰਗ ਸੰਗ ਜੈਹੈ ਭਲੇ। 


ਮਾਧਵਨਲ ਕੌ ਨਾਮੁ _ਮੌਤ੍ਰ _ਸੋ_ਜਾਨਿਯੈ। 
ਹੋ ਜਾਤੌ ਲਗਤ _ਉਚਾਟ ਸਤਿ _ਕਰਿ _ਮਾਨਿਯੈ। ੨੯। 


ਦੰਹਰਾ 
ਜੋ ਤੁਮਰੀ ਬਾਛਾ ਕਰਤ ਪ੍ਰਾਨ ਹਰੈ ਜਮ ਮੋਹਿ। 
ਮਰੇ _ਪਰਾਤ ਚੁਰੈਲ ਹ੍ਹੈ ਚਮਕਿ ਚਿਤੈਹੌ ਤੋਹਿ। ੩0। 
ਬਰੀ ਬ਼ਿਰਹ ਕੀ ਆਗਿ ਮੈ ਜਰੀ ਰਖੈ ਹੋ ਨਾਉ। 
ਭਾਤਿ ਜਰੀ ਕੀ ਬਰੀ ਕੀ ਢਿਗ ਤੇ ਕਬਹੂੰ ਨ ਜਾਉ। ੩੧। 


ਸਾਚ ਕਹਤ ਹੈ ਬਿਰਹਨੀ ਰਹੀ ਪ੍ਰੇਮ ਸੌ ਪਾਗਿ। 

ਡਰਤ _ਬਿਰਹ ਕੀ ਅਗਨਿ ਸੌ ਜਰਤ ਕਾਠ ਕੀ ਆਗਿ। ੩੨। 
ਤਬ _ਮਾਧਵਨਲ ਉਠਿ _ਚਲਿਯੋ ਭਯੋ ਪਵਨ ਕੋ _ਭੇਸ। 

ਜਸ ਧੁਨਿ ਸੁਨਿ ਸਿਰ ਧੁਨਿ ਗਯੋ ਬਿਕਰਮ ਜਹਾ ਨਰੇਸ। _੩੩। 


ਚੱਪਲਾਂ 


ਬਿਕਰਮ ਜਹਾ _ਨਿਤਿ ਚਲਿ ਆਵੈ। ਪੂਜਿ ਗੌਰਜਾ ਕੌ ਗ੍ਰਿਹਿ ਜਾਵੈ। 
ਮੰਦਿਰ ਊਚ _ਧੁਜਾ _ਫਹਰਾਹੀ। 


ਫਟਕਾਚਲ _ਲਖਿ ਤਾਹਿ _ਲਜਾਹੀ। 


੩੪। 


ਚਰਿਤ੍ਰ ਪਾਖਿਆਨ ੩੨੩ 


ਨੱਰਠਾ 

ਅਧਿਕ ਵਿਯੋਗ _ਕਾਰਨ _ਕਾਮਕੰਦਲਾ ਦਾ _ਰੈਗ _ਪੀਲਾ ਪੈ _ਗਿਆ। (ਉਸ ਦੇ) ਸ਼ਰੀਰ 
ਵਿਚ ਲਹੂ ਨਹੀਂ ਰਿਹਾ (ਕਿਉਂਕਿ ਉਸ ਦਾ) ਮਿੱਤਰ ਦਿਲ ਚੁਰਾ ਕੇ ਚਲਾ ਗਿਆ ਹੈ।੨੪। 
ਦੰਹਰਾ” 

ਚਾਰ ਮਾਸੇ ਸ਼ਰੀਰ ਨਹੀਂ ਰਿਹਾ ਅਤੇ ਮਾਸਾ ਜਿੰਨਾ ਵੀ ਮਾਸ ਨਹੀਂ _ਰਿਹਾ। ਵਿਯੋਗਣਾਂ 
ਲਈ _ਹਡ, ਚੰਮ _ਅਤੇ ਸੁਆਸ ਤਿੰਨੇ _(ਰੋਗ) ਚੰਗੇ _ਹਨ।੨੫। _ਮਾਧਵਾਨਲ ਦੇ _ਹਿਤ ਲਈ 
ਕਾਮਕੰਦਲਾ ਧਰਤੀ ਉਤੇ ਲੋਟ ਪੋਟ ਹੋਂ ਰਹੀ ਹੈ, ਮਾਨੋ ਅਮਲ ਤੋ ਟੁਟਿਆ ਅਫ਼ੀਮਚੀ 
ਪਲਸੇਟੇ ਮਾਰ ਰਿਹਾ ਹੋਵੇ।੨੬। 

ਪਤੰਗ (ਦੀਪਕ _ਨਾਲ _ਪਾਈ) ਪ੍ਰੀਤ ਤੋ ਜਾਣ ਸਕਦਾ ਹੈ ਕਿ ਨੈਣ ਮਿਲਾਏ ਬਿਨਾ 
ਰਿਹਾ ਨਹੀਂ ਜਾ _ਸਕਦਾ। _ਉਹ _ਵਿਰਹ ਵਿਯੋਗ _ਕਾਰਨ (ਦੀਪਕ ਨੂੰ) ਛੋਹ ਕੇ ਆਪਣੇ ਅੰਗ 
ਸਾੜ _(ਹੋਮ _ਕਰ) ਦਿੰਦਾ ਹੈ।੨੭। 
ਕਾਨਕਾੰਦਲਾ ਨੰ /ਕਹਾ-- 
ਚੱਪਾਣ 

(ਮੈਂ) ਸਾਰਿਆਂ ਖੰਡਾਂ ਦੇ ਤੀਰਥਾਂ `ਤੇ _ਜਾਵਾਂਗੀ। ਅਨੇਕ _ਵਾਰ ਅਗਨੀ ਵਿਚ _ਸੜਾਂਗੀ। 
ਕਾਸ਼ੀ ਵਿਚ ਆਰੇ ਨਾਲ _ਚਿਰਵਾਵਾਂਗੀ। ਹੇ ਮਿੱਤਰ! ਤੈਨੂੰ ਤਦ (ਜਾ _ਕੇ) ਲਭ _ਲਵਾਂਗੀ।੨੮। 


੭%/ਤ=ਲ 


ਜਿਥੇ ਪਿਆਰਾ _ਚਲੇਗਾ, ਪ੍ਰਾਣ _ਉਥੇ _ਹੀ _ਜਾਣਗੇ। _ਸਾਰੇ ਅੰਗ _ਸਿਥਲ ਹੋ ਗਏ ਹਨ, 
(ਪੀਤਮ) ਦੇ _ਨਾਲ ਜਾਣਾ ਹੀ ਚੰਗਾ _ਹੈ। _ਮਾਧਵਾਨਲ ਦੇ ਨਾਂ ਨੂੰ ਮੰਤੁ ਸਮਝਣਾ ਚਾਹੀਦਾ 
ਹੈ। (ਇਸ ਦੇ) ਲਗਣ ਨਾਲ ਉਦਾਸੀ ਚਲੀ ਜਾਂਦੀ ਹੈ। ਇਸ ਨੂੰ ਸਤਿ ਕਰ ਕੇ ਸਮਝੋ।੨੯। 


ਦੰਹਰਾ” 

ਜੇ ਤੁਹਾਡੀ ਇੱਛਾ _ਕਰਦਿਆਂ ਜਮ ਮੇਰੇ ਪ੍ਰਾਣ ਹਰ ਲਏ, ਤਾਂ ਮੈਂ ਮਰਨ ਉਪਰੰਤ 
ਚੁੜੇਲ ਬਣ ਕੇ ਚਮਕ ਕੇ ਤੁਹਾਨੂੰ ਵੇਖਾਂਗੀ।੩0। ਬਿਰਹੋਂ ਦੀ ਅੱਗ ਵਿਚ ਸੜ ਕੇ ਮੈਂ 
ਆਪਣਾ ਨਾਂ _ਜੜੀ-ਬੂਟੀ ਰਖ _ਲਵਾਂਗੀ _ਅਤੇ _ਜੜੀ-ਬੂਟੀ ਵਾਂਗ (ਪ੍ਰੀਤਮ ਦੇ) ਨੇੜਿਓਂ ਕਦੇ 
ਵੀ ਨਹੀਂ ਜਾਵਾਂਗੀ।੩੧। 

ਸਚ ਕਹਿੰਦੀ ਹਾਂ ਕਿ (ਮੈਂ) ਵਿਯੋਗਣ ਪ੍ਰੇਮ ਵਿਚ ਮਗਨ ਹੋ ਗਈ ਹਾਂ। ਵਿਯੋਗ ਦੀ 


ਔਗ ਤੋਂ ਡਰਦੀ ਹੋਈ ਕਾਠ _ਦੀ _ਔਗ _ਵਿਚ ਸੜਦੀ ਹਾਂ।੩੨। ਤਦ ਮਾਧਵਾਨਲ ਪੌਣ ਦੀ 
ਤੇਜ਼ੀ ਨਾਲ ਉਠ ਕੇ ਚਲ ਪਿਆ। ਕੰਨਾਂ ਨਾਲ ਯਸ਼ ਦੀ ਧੁਨ ਸੁਣ ਕੇ ਅਤੇ ਸਿਰ ਨੂੰ ਹਿਲਾ 
ਕੇ ਉਥੇ _ਗਿਆ, ਜਿਥੇ _ਬਿਕ੍ਰਮਾਜੀਤ ਰਾਜਾ _ਸੀ।੩੩। 

ਚੱਪਾਣ 


ਜਿਥੇ _ਬਿਕ੍ਰਮਾਜੀਤ ਰੋਜ਼ ਚਲ ਕੇ ਆਉਂਦਾ ਸੀ ਅਤੇ ਗੌਰਜਾ ਦੀ ਪੂਜਾ ਕਰ ਕੇ ਘਰ 
ਜਾਂਦਾ ਸੀ। ਮੰਦਿਰ ਉਤੇ ਉੱਚੇ ਝੰਡੇ _ਫਹਰਾ ਰਹੇ _ਸਨ। ਉਸ ਨੂੰ ਵੇਖ ਕੇ ਕੈਲਾਸ਼ ਪਰਬਤ 
('ਫਟਕਾਚਲ”) ਵੀ _ਲਜਾਉ'ਦਾ _ਸੀ।੩੪। 


੩੨੪ 


ਰੰ 3 


ਦੰਹਰਾ 
ਤਿਹੀ ਨੌਰਿ ਮਾਧਵ ਗਯੋ ਦੋਹਾ _ਲਿਖ੍ਯੋ _ਬਨਾਇ। 
ਜੋ ਬਿਕਰਮ ਇਹ ਬਾਚਿ ਹੈ ਹੂ ਹੋ ਮੋਰ ਉਪਾਇ। ੩੫। 
ਜੇ ਨਰ ਸੋ ਗੁਸੇ ਕੋ ਹੋਤ ਉਪਾਉ। 


ਰੋਗਨ ਤਿਨ 
ਬਿਰਹ ਤ੍ਰਿਦੋਖਨ ਜੇ ਗੂਸੇ ਤਿਨ ਕੋ ਕਛੂ ਨ _ਬਚਾਉ। ੩੬। 


ਦੱਖਣ? 
ਬਿਕਰਮ ਸੈਨਿ ਤਹਾ ਚਲਿ _ਆਯੋ। ਆਨ ਗੌਰਜਾ ਕੌ ਸਿਰ ਨ੍ਯਾਯੋ। 
ਬਾਚਿ ਦੋਹਰਾ ਕੋ _ਚਕਿ ਰਹਿਯੋ। ਕੋ _ਬਿਰਹੀ ਆਯੋ ਹ੍ਯਾ _ਕਹਿਯੋ। ੩੭। 


ਦੰਹਰਾ 

ਕੋ ਬਿਰਹੀ ਆਯੋ ਹਯਾ ਤਾ ਕੌ ਲੇਹੁ _ਬੁਲਾਇ। 

ਜੋ ਵਹੁ ਕਹੈ ਸੋ ਹੋ ਕਰੌ ਤਾ ਕੌ ਜਿਯਨ ਉਪਾਇ। ੩੮। 
ਚੱਪਲਾਂ 


ਬਿਕਰਮ _ਮਾਧਵ ਬੋਲਿ _ਪਠਾਯੋ। _ਆਦਰੁ _ਦੈ _ਆਸਨੁ _ਬੈਠਾਯੋ। 
ਕਹਸਿ _ਦਿਜਾਗ੍ਯਾ ਦੇਹੁ ਸੁ _ਕਰਿਹੋ। ਪ੍ਰਾਨਨ ਲਗੇ ਹੇਤੁ ਤੁਹਿ ਲਰਿਹੋ। ੩੯। 


ਜਬ ਮਾਧਵ ਕਹਿ ਭੇਦ ਸੁਨਾਯੋ। _ਤਬ ਬਿਕਰਮ _ਸਭ ਸੈਨ ਬੁਲਾਯੋ। 
ਸਾਜੇ _ਸਸਤੁ _ਕੌਚ ਤਨ ਧਾਰੇ। _ਕਾਮਵਤੀ ਕੀ ਓਰ _ਸਿਧਾਰੇ। 80। 


ਡਰਨਾ 
ਦੂਤ _ਪਠਾਯੋ ਏਕ _ਕਾਮਸੈਨ ਨ੍ਰਿਪ ਸੋ ਕਹੈ। 
ਕਾਮਕੰਦਲਾ ਏਕ _ਦੈ ਸਭ _ਦੇਸ _ਉਬਾਰਿਯੈ। _੪੧। 
ਚੱਪਣਾ 
ਕਾਮਵਤੀ ਭੀਤਰ _ਦੂਤਾਯੋ। _ਕਾਮਸੈਨ ਜੂ ਕੋ ਸਿਰੁ ਨ੍ਯਾਯੋ। 
ਬਿਕੂਮ _ਕਹਿਯੋ ਸੁ ਤਾਹਿ ਸੁਨਾਵਾ। ਅਧਿਕ ਰਾਵ ਕੋ ਦੁਖ _ਉਪਜਾਵਾ। ੪੨। 
ਦੰਹਰਾ 
ਨਿਸਿਸਿ ਚੜੇ ਦਿਨ ਕੇ ਭਏ ਨਿਸਿ ਰਵਿ ਕਰੈ ਉਦੋਤ। 
ਕਾਮਕੰਦਲਾ ਕੋ _ਦਿਯਬ ਤਊ ਨ ਹਮ ਤੇ ਹੋਤ। ੪੩। 


ਟੁਤਂ ਛਾਲ 

ਭਾਲੰਨਾ ਛੰਦ 
ਰਾਜ ਕਹਾ ਨਾਰਿ ਕਾਮਾ _ਬਿਚਾਰੀ। _ਕਹਾ _ਗਾਠਿ _ਬਾਧੀ_ਤੁਮੈ _ਜਾਨਿ ਪ੍ਯਾਰੀ। 
ਮਾਨਿ ਮੇਰੀ ਕਹਾ ਨਾਹਿ _ਭਾਖੋ। ਇਨੈ ਦੈ ਮਿਲੋ ਤਾਹਿ ਕੌ ਗਰਬ ਰਾਖੋ। ੪੪। 


ਚਰਿਤ੍ਰ ਪਾਖਿਆਨ ੩੨੫ 


ਦੰਹਰਾ” 

ਉਸ ਥਾਂ ਤੇ ਮਾਧਵਾਨਲ ਗਿਆ ਅਤੇ ਵਿਚਾਰ ਪੂਰਵਕ ਇਕ _ਦੋਹਰਾ _ਲਿਖਿਆ। ਜੇ 
ਬਿਕ੍ਰਮਾਜੀਤ ਇਸ ਨੂੰ ਪੜ੍ਹੇਗਾ ਤਾਂ ਮੇਰਾ _ਉਪਾ ਹੋਵੇਗਾ।੩੫। ਜੋ ਵਿਅਕਤੀ ਰੋਗਾਂ ਨਾਲ 
ਗੁਸਿਆ ਹੋਵੇ, ਉਸ ਦਾ ਉਪਾ ਹੋ ਜਾਂਦਾ ਹੈ। ਜੋ ਵਿਯੋਗ ਦੇ ਤ੍ਰੈ ਦੋਸ਼ਾਂ (ਹਡ, ਚੰਮ ਅਤੇ 
ਸੁਆਸ) ਦਾ ਗ੍ੁਸਿਆ ਹੋਵੇ, ਉਸ ਦਾ ਕੋਈ ਬਚਾ ਨਹੀਂ ਹੋ ਸਕਦਾ।੩੬। 
ਚੱਪਾਣ? 

ਰਾਜਾ _ਬਿਕ੍ਰਮਾਜੀਤ ਉਥੇ ਚਲ ਕੇ ਆਇਆ। ਆ ਕੇ ਗੌਰਜਾ ਨੂੰ ਸਿਰ ਨਿਵਾਇਆ। 
ਉਹ ਦੋਹਰਾ ਪੜ੍ਹ _ਕੇ ਹੈਰਾਨ ਹੋ ਗਿਆ ਅਤੇ ਕਹਿਣ ਲਗਾ ਕੀ ਕੋਈ ਵਿਯੋਗੀ ਇਥੇ 
ਆਇਆ ਹੈ।੩੭। 
ਦੰਹਰ” 

(ਜੇ) ਕੋਈ ਵਿਯੋਗੀ ਇਥੇ ਆਇਆ ਹੈ, ਉਸ ਨੂੰ ਬੁਲਾ ਲਵੋ। ਉਸ ਦੇ ਜੀਣ ਦਾ ਜੋ 
ਉਪਾ ਉਹ ਕਹੇਗਾ, ਮੈਂ _ਕਰਾਂਗਾ।੩੮। 
ਚੱਪਾਣ 

ਬਿਕ੍ਰਮਾਜੀਤ ਨੇ _ਮਾਧਵਾਨਲ ਨੂੰ ਬੁਲਾ ਭੇਜਿਆ। ਆਦਰ ਪੂਰਵਕ ਆਸਣ ਉਤੇ 
ਬਿਠਾਇਆ ਅਤੇ ਕਿਹਾ ਹੇ ਬ੍ਰਾਹਮਣ! ਜੋ ਆਗਿਆ _ਦਿਓ, ਉਹੀ ਕਰਾਂਗਾ। ਜੇ ਪ੍ਰਾਣ ਵੀ 
ਲਗ ਜਾਣ ਤਾਂ ਵੀ ਤੇਰੇ ਲਈ _ਲੜਾਂਗਾ।੩੯। 

ਜਦ _ਮਾਧਵਾਨਲ ਨੇ _ਭੇਦ ਦਸਿਆ, ਤਾਂ ਬਿਕਰਮਜੀਤ ਨੇ ਸਾਰੀ ਸੈਨਾ ਬੁਲਾ _ਲਈ। 
ਸ਼ਸਤ੍ਰ _ਧਾਰ ਲਏ ਅਤੇ (ਸ਼ਰੀਰ ਉਤੇ) ਕਵਚ _ਪਾ ਲਏ ਅਤੇ _ਕਾਮਵਤੀ ਨਗਰੀ ਵਲ _ਤੁਰ 
ਪਏ।੪0। 
ਨੱਰਠਾ 

(ਉਸ ਨੇ) ਇਕ ਦੂਤ ਭੇਜਿਆ ਕਿ ਕਾਮਸੈਨ ਰਾਜੇ ਨੂੰ ਕਹੇ ਕਿ ਇਕ ਕਾਮਕੰਦਲਾ ਦੇ 
ਕੇ ਆਪਣੇ ਦੇਸ਼ ਨੂੰ ਬਚਾ _ਲਏ।੪੧। 
ਚੱਪਾਣ? 

ਕਾਮਵਤੀ ਨਗਰੀ _ਵਿਚ ਦੂਤ ਆਇਆ। (ਉਸ ਨੇ ਆ ਕੇ) ਕਾਮਸੈਨ ਨੂੰ ਸਿਰ 
ਨਿਵਾਇਆ। (ਜੋ) ਬਿਕਰਮ ਨੇ ਕਿਹਾ ਸੀ, ਉਹ ਉਸ ਨੂੰ ਸੁਣਾ ਦਿੱਤਾ। (ਇਸ ਤਰ੍ਹਾਂ) ਰਾਜੇ ਨੂੰ 
ਬਹੁਤ ਦੁਖ ਹੋਇਆ।੪੨। 
ਦੰਹਰ” 

(ਰਾਜੇ ਨੇ ਮਨ ਵਿਚ ਵਿਚਾਰਿਆ) ਦਿਨ ਦੇ ਹੁੰਦਿਆਂ ਚੰਨ ਭਾਵੇ ਚੜ੍ਹੇ ਅਤੇ ਰਾਤ 
ਸੂਰਜ ਚੜ੍ਹ _ਪਏ, ਤਾਂ ਵੀ _ਕਾਮਕੰਦਲਾ ਨੂੰ ਦੇਣਾ ਮੇਰੇ ਪਾਸੋਂ _(ਸੰਭਵ) ਨਹੀਂ _ਹੋਣਾ।੪੩। 
ਦੁਤਾ ਨੇ /ਨੈਹਾ- 
ਭਾਲੰਨਾ ਛੰਦ 

ਹੇ ਰਾਜਨ! ਸੁਣੋ, ਇਹ ਕਾਮਕੰਦਲਾ ਨਾਰੀ ਵਿਚਾਰੀ ਕੀ ਹੈ। (ਇਸ ਨੂੰ) ਤੁਸੀਂ ਕਿਉਂ ਗੰਢ 
ਬੰਨ੍ਹ ਕੇ ਜਾਨ ਤੋਂ ਪਿਆਰੀ ਕਰ ਕੇ ਰਖਿਆ ਹੈ। ਮੇਰਾ ਕਿਹਾ ਮੰਨੋ, (ਜੋ ਮੈਨੂੰ) ਰਾਜੇ ਨੇ ਕਿਹਾ ਹੈ, 
ਉਹੀ ਕਹਿ ਰਿਹਾ ਹਾਂ। ਇਸ ਨੂੰ ਦੇ ਕੇ (ਰਾਜੇ ਨੂੰ ਮਿਲੋ) ਅਤੇ ਉਸ ਦਾ ਮਾਣ ਰਖ ਲਵੋਂ।੪੪। 


02੧੨ 


੩੨੬ ਸੀ _ਦਸਮ-ਗ੍ੰਥ _ਸਾਹਿਬ 


ਚੱਪਣਾ 
ਹਠੀ ਹੈ ਹਮਾਰੀ ਸੁ ਤੁਮਹੂੰ ਪਛਾਨੋ। _ਦਿਸਾ ਚਾਰਿ ਜਾ ਕੀ ਸਦਾ ਲੋਹ ਮਾਨੋ। 
ਬਲੀ ਦੇਵ ਆਦੇਵ ਜਾ ਕੌ ਬਖਾਨੈ। ਕਹਾ ਰੋਕ ਤੂ ਤੌਨ ਸੋ _ਜੁਧੁ _ਠਾਨੈ। ੪੫। 


ਬਜੀ_ਦੁੰਦਭੀ ਦੀਹ ਦਰਬਾਰ ਭਾਰੇ। ਜਬੈ ਦੂਤ _ਕਟੁ ਬੈਨ ਐਸੇ _ਉਚਾਰੇ। 
ਹਠਿਯੋ ਬੀਰ _ਹਾਠੌ ਕਹਿਯੋ ਜੁਧ ਮੰਡੋ। ਕਹਾ _ਬਿਕ੍ਰਮਾ ਕਾਲ ਕੋ ਖੰਡ ਖੰਡੋਂ। ੪੬। 


ਚੜਿਯੋ ਲੈ ਅਨੀ ਕੋ ਬਲੀ ਬੀਰ ਭਾਰੇ। ਖੰਡੇਲੇ ਬਘੇਲੇ ਪੰਧੇਰੇ ਪਵਾਰੇ। 
ਗਹਰਵਾਰ ਚੌਹਾਨ _ਗਹਲੌਤ ਦੌਰੈ। ਮਹਾ ਜੰਗ ਜੋਧਾ ਜਿਤੇ ਨਾਹਿ _ਔਰੈ। _੪8੭। 


ਸੁਨ੍ਯੋ _ਬਿਕੂਮਾ ਬੀਰ ਸਭ _ਹੀ ਬੁਲਾਏ। ਠਟੇ ਠਾਟ ਗਾੜੇ ਚਲੇ ਖੇਤ ਆਏ। 
ਦੁਹੂੰ ਉਰ ਤੇ ਸੂਰ ਸੈਨਾ ਉਮੰਗੈ। ਮਿਲੇ ਜਾਇ ਜਮੁਨਾ ਮਨੌ ਧਾਇ ਗੈਗੈ। ੪੮। 


ਕਿਤੇ ਬੀਰ ਕਰਵਾਰਿ _ਕਾਢੈ ਚਲਾਵੈ। ਕਿਤੇ ਚਰਮ ਪੈ ਘਾਇ ਤਾ ਕੋ ਬਚਾਵੈ। 
ਕਿਤੋ ਬਰਮ ਪੈ ਚਰਮ ਰੁਪਿ ਗਰਮ ਝਾਰੈ। _ਉਠੈ ਨਾਦ ਭਾਰੇ ਛੁਟੈ ਚਿੰਨਗਾਰੈ। ੪੯। 


ਕਿਤੇ _ਗੋਫਨੈ _ਗੁਰਜ _ਗੋਲਾ _ਚਲਾਵੈ। _ਕਿਤੇ ਅਰਧ _ਚੰਦ੍ਰਾਦਿ _ਬਾਨਾ _ਬਜਾਵੈ। 
ਕਿਤੇ ਸੂਲ ਸੈਥੀ ਸੂਆ ਹਾਥ ਲੈ ਕੈ। ਮੰਡੇ ਆਨਿ ਜੋਧਾ ਮਹਾ ਕੋਪ ਹ੍ਹੈ ਕੈ। ੫0। 


ਫਰੀ ਧੋਪ ਖਾਂਡੇ ਲਏ ਫਾਸ ਐਸੀ। ਮਨੋ ਨਾਰਿ ਕੇ ਸਾਹੁ ਕੀ ਜੁਲਫ ਜੈਸੀ। 
ਕਰੀ ਮਤ ਕੀ _ਭਾਤਿ ਮਾਰਤ _ਬਿਹਾਰੈ। ਜਿਸੇ ਕੌਠਿ ਡਾਰੈ ਤਿਸੈ ਐਚ ਮਾਰੈ। ੫੧। 


ਜਬ ਇਹ ਭਾਤਿ ਸਕਲ ਭਟ ਲਰੇ। ਟੂਕ ਟੂਕ ਰਨ ਮੈ  ਹ੍ਹੈ ਪਰੇ। 
ਤਬ ਬਿਕੂਮ _ਹਸਿ ਬੈਨ ਉਚਾਰੋ। ਕਾਮਸੈਨ_ਸੁਨੁ _ਕਹਿਯੋ _ਰਮਾਰੋ। ੫੨। 
ਦੰਹਰਾ 
ਦੈ ਬੇਸ੍ਹਾ ਇਹ ਬਿਪੂ ਕੌ ਸੁਨੁ ਰੇ ਬਚਨ ਅਚੇਤ। 
ਬ੍ਰਿਥਾ ਜੁਝਾਰਤ ਕ੍ਯੋ ਕਟਕ ਏਕ ਨਟੀ ਕੇ _ਹੇਤ। _੫੩। 
ਦੱਪਲ? 
ਕਾਮਸੈਨ ਤਿਹ ਕਹੀ ਨ _ਕਰੀ। ਪੁਨਿ ਬਿਕਰਮ ਹਸਿ ਯਹੈ ਉਚਰੀ। 
ਹਮ ਤੁਮ ਲਰੈ ਕਪਟ ਤਜਿ ਦੋਈ। ਕੈ ਜੀਤੇ ਕੈ ਹਾਰੈ ਕੋਈ। ੫੪। 


ਅਪਨੀ ਅਪਨੇ ਹੀ ਸਿਰ ਲੀਜੈ। ਔਰਨ ਕੇ ਸਿਰ ਬ੍ਰਿਥਾ ਨ ਦੀਜੈ। 
ਬੈਠਿ ਬਿਗਾਰਿ ਆਪੁ ਜੋ ਕਰਿਯੈ। ਨਾਹਕ ਔਰ ਲੋਕ ਨਹਿ _ਮਰਿਯੈ। _੫੫। 


ਚਰਿਤ੍ਰ ਪਾਖਿਆਨ ੩੨੭ 


ਚੱਪਾਣ 
ਸਾਡੀ ਸੈਨਾ ਹਠੀ ਹੈ, ਤੁਸੀਂ ਉਸ ਨੂੰ ਪਛਾਣੋ। ਜਿਸ ਦਾ ਲੋਹਾ ਚਾਰੇ ਦਿਸ਼ਾਵਾਂ ਮੰਨਦੀਆਂ 
ਹਨ। ਜਿਸ ਨੂੰ ਦੇਵਤੇ ਅਤੇ ਦੈਂਤ ਬਲਵਾਨ ਕਹਿੰਦੇ ਹਨ। ਤੁਸੀਂ (ਉਸ ਨੂੰ) ਕਿਉਂ ਰੋਕ ਕੇ 


ਉਸ ਨਾਲ ਯੁੱਧ _ਕਰਨਾ ਚਾਹੁੰਦੇ ਹੋ।੪੫। 

ਜਦੋਂ ਦੂਤ ਨੇ ਇਸ ਤਰ੍ਹਾਂ ਦੇ ਚੋਭ ਵਾਲੇ ਬੋਲ ਕਹੇ ਤਾਂ ਦਰਬਾਰ ਵਿਚ ਵੱਡੇ ਭਿਆਨਕ 
ਨਗਾਰੇ _ਵਜੇ। _(ਕਾਮਸੈਨ ਰਾਜੇ ਨੇ) ਕਿਹਾ ਹੇ _ਹਠੀ ਬੀਰੋ! ਯੁੱਧ _ਕਰੋ। _ਬਿਕੁਮਾਜੀਤ ਕੌਣ 
ਵਿਚਾਰਾ ਹੈ, ਕਾਲ ਦੇ ਵੀ ਟੋਟੇ ਟੋਟੇ ਕਰ _ਦਿਓ।੪੬। 

ਉਹ ਬਹੁਤ _ਤਕੜੇ _ਸੂਰਮਿਆਂ ਵਾਲੀ ਸੈਨਾ ਨੂੰ ਲੈ ਕੇ ਚੜ੍ਹ ਪਿਆ, (ਜਿਸ ਵਿਚ) 
ਖੰਡੇਲ, _ਬਘੇਲ, ਪੰਧੇਰ, ਪਵਾਰ, _ਗਹਰਵਾਰ, ਚੌਹਾਨ, _ਗਹਲੌਤ ਆਦਿ ਮਹਾਨ ਯੋਧੇ _(ਸ਼ਾਮਲ 
ਸਨ), ਜੋ ਹੋਰਨਾਂ ਤੋ ਜਿਤੇ ਨਹੀਂ ਜਾ ਸਕਦੇ ਸਨ।੪੭। 

(ਜਦੋਂ) _ਬਿਕੁਮਾਜੀਤ ਨੇ ਸੁਣਿਆ ਤਾਂ ਉਸ ਨੇ ਸਾਰੇ ਯੋਧੇ ਬੁਲਾ _ਲਏ। _ਉਹ ਸਾਰੇ 
ਰਣ-ਭੂਮੀ ਵਿਚ ਆ ਕੇ ਦ੍ਰਿੜ੍ਹਤਾ ਨਾਲ ਡਟ _ਗਏ। ਦੋਹਾਂ ਪਾਸਿਆਂ ਦੇ ਸੂਰਮਿਆਂ ਵਿਚ 
ਬਹੁਤ _ਉਮੰਗਾਂ _ਸਨ। _(ਇੰਜ ਪ੍ਰਤੀਤ ਹੁੰਦਾ ਸੀ) _ਮਾਨੋ ਜਮਨਾ __ਭਜ _ਕੇ ਗੰਗਾ ਨੂੰ ਮਿਲਦੀ 
ਹੌਵੇ।੪੮। 

ਕਿਤੇ ਯੋਧੇ ਤਲਵਾਰਾਂ ਕਢ ਕੇ ਚਲਾ ਰਹੇ _ਹਨ। _ਕਿਤੇ ਢਾਲਾਂ ਉਤੇ ਉਨ੍ਹਾਂ ਦੇ _ਵਾਰ 
ਬਚਾਉਂਦੇ _ਹਨ। _ਕਿਤੇ _ਕਵਚਾਂ ਅਤੇ _ਢਾਲਾਂ _ਉਤੇ ਵਜ ਕੇ ਤਪਸ਼ ਪੈਦਾ ਕਰਦੀਆਂ _ਹਨ। 
(ਉਨ੍ਹਾਂ ਤੋਂ) ਭਾਰੀ ਨਾਦ _ਉਠਦੇ _ਹਨ _ਅਤੇ _ਚਿੰਗਾਰੀਆਂ ਨਿਕਲ _ਰਹੀਆਂ _ਹਨ।੪੯। 

ਅਤੇ _ਗੋਲੇ _ਚਲਾਉਂਦੇ ਹਨ ਅਤੇ _ਕਿਤੇ ਅਰਧ _ਚੰਦੂਮਾ _ਦੇ 
ਛੁਟ ਰਹੇ ਹਨ। ਕਿਤੇ ਸੂਲ, ਸੈਹਥੀ ਅਤੇ ਸੂਆ ਹੱਥ ਵਿਚ ਲੈ ਕੇ ਸ਼ੂਰਵੀਰ 
ਮਚਾ 


ਰੂਪ ਬਾਣ 

ਕੋਧਵਾਨ ਹੋਕੇ ਭਿਆਨਕ ਯੁੱਧ ਰਹੇ _ਹਨ।੫0। 
ਖੰਡੇ ਅਤੇ _ਤਲਵਾਰਾਂ _ਫੜੀਆਂ ਹੋਈਆਂ ਸਨ ਅਤੇ ਫਾਂਸ (ਫਾਹੀ) ਇਸ ਤਰ੍ਹਾਂ ਦੀ ਲਈ 
ਸੀ ਮਾਨੋ ਬਾਦਸ਼ਾਹ _ਦੀ ਨਾਰ _ਦੀ ਜ਼ੁਲਫ਼ ਵਰਗੀ (ਕੁੰਭਲਦਾਰ) ਹੋਵੇ। (ਉਹ) ਮਸਤ 


ਹੋਈ 
ਹਾਥੀ ('ਕਰੀ”) ਵਾਂਗ ਮਾਰਦੇ ਫਿਰਦੇ ਸਨ ਅਤੇ ਜਿਸ ਦੇ ਗਲੇ ਵਿਚ ਸੁਟਦੇ ਸਨ, ਉਸੇ ਨੂੰ 
ਖਿਚ _ਕੇ ਮਾਰ ਦਿੰਦੇ ਸਨ।੫੧। 

ਜਦ ਇਸ ਤਰ੍ਹਾਂ ਸਾਰੇ ਯੋਧੇ ਲੜੇ ਅਤੇ ਟੋਟੇ ਟੋਟੇ ਹੋ. ਕੇ ਯੁੱਧ-ਭੂਮੀ ਵਿਚ ਡਿਗ ਪਏ। 
ਤਦ ਬਿਕਰਮ ਨੇ ਹਸ ਕੇ ਕਿਹਾ-- ਹੇ ਕਾਮਸੈਨ! ਸਾਡੀ ਕਹੀ ਗੱਲ _ਸੁਣ।੫੨। 
ਦੰਹਰ” 

ਹੇ ਮੂਰਖ! ਗੱਲ ਸੁਣੌ, ਇਸ ਬ੍ਰਾਹਮਣ ਨੂੰ ਇਹ ਵੇਸਵਾ ਦੇ ਦਿਓ। ਇਕ ਨਾਚੀ ਲਈ 
ਵਿਅਰਥ _ਵਿਚ ਸੈਨਾ ਨੂੰ ਕਿਉਂ ਮਰਵਾ ਰਹੇ _ਹੋ।੫੩। 
ਚੱਪਾਣ 

ਕਾਮਸੈਨ ਨੇ ਉਸ ਦੀ ਕਹੀ ਗੱਲ ਨੂੰ ਨ ਮੰਨਿਆ। ਬਿਕਰਮ ਨੇ ਫਿਰ ਹਸ ਕੇ ਇਹੀ 
ਕਿਹਾ ਕਿ ਅਸੀਂ ਅਤੇ ਤੁਸੀਂ ਦੋਵੇਂ ਕਪਟ ਛਡ ਕੇ ਲੜੀਏ, ਭਾਵੇਂ ਕੋਈ ਜਿੱਤੇ ਭਾਵੇਂ ਹਾਰੇ।੫੪। 

ਆਪਣੀ ਲੜਾਈ ਆਪਣੇ ਹੀ ਸਿਰ ਉਤੇ ਲਈਏ ਅਤੇ ਹੋਰਨਾਂ ਦੇ ਸਿਰ ਉਤੇ ਵਿਅਰਥ 
ਮੜ੍ਹੀਏ। (ਅਸੀਂ) ਆਪ ਬੈਠ ਕੇ ਜੋ ਵਿਗਾੜ ਕਰਦੇ ਹਾਂ, ਉਸ ਵਿਚ ਨਾਹਕ ਹੋਰਾਂ 
ਨ _ਮਰਵਾਈਏ।੫੫। 


ਵਿਚ 


੮ 


ਲੋਕਾਂ 


0202 2 


੩੨੮ 


ਸੀ _ਦਸਮ-ਗ੍ੁੰਥ _ਸਾਹਿਬ 


ਦੰਹਰਾ” 
ਕਾਮਸੈਨ ਇਹ ਬਚਨ ਸੁਨਿ ਅਧਿਕ ਉਠਿਯੋ ਰਿਸ _ਖਾਇ। 
ਅਪਨੌ _ਤੁਰੈ _ਧਵਾਇ ਕੈ ਬਿਕਰਮ ਲਯੋ _ਬੁਲਾਇ। _੫੬। 
ਕਾਮਸੈਨ ਐਸੇ _ਕਹਿਯੋ ਸੂਰ _ਸਾਮੁਹੇ _ਜਾਇ। 
ਝਾਗਿ ਸੈਹਥੀ ਬ੍ਰਿਣ ਕਰੈ ਤੌ ਤੂ ਬਿਕਰਮ ਸਰਾਇ। _੫੭। 
ਝਾਗਿ _ਸੈਹਥੀ ਪੇਟ ਮਹਿ ਚਿਤ ਮਹਿ ਅਧਿਕ ਰਿਸਾਇ। 
ਆਨਿ ਕਟਾਰੀ ਕੋ _ਕਿਯੋ _ਕਾਮਸੈਨ ਕੋ _ਘਾਇ। ੫੮। 
ਐਸੇ ਕੋ ਐਸੋ ਲਹਤ ਜਿਯਤ ਨ _ਛਾਡਤ ਔਰ। 
ਮਾਰਿ ਕਟਾਰੀ ਰਾਖਿਯੋ _ਜਿਯਤ ਰਾਵ ਤਿਹ ਨੌਰ। _੫੯। 
ਚੱਪਾਣ 
ਜੀਤਿ ਤਾਹਿ ਸਭ ਸੈਨ _ਬੁਲਾਈ। _ਭਾਤਿ ਭਾਤਿ ਕੀ ਬਜੀ _ਬਧਾਈ। 
ਦੇਵਨ ਰੀਝਿ ਇਹੈ ਬਰੁ ਦਯੋ। ਬ੍ਰਣੀ ਹੁਤੋ ਅਬੂਣ ਹ੍ਹੈ ਗਯੋ। ੬0। 


ਦੰਹਰਾ 
ਅਥਿਤ ਭੇਖ ਸਜਿ ਆਪੁ ਨ੍ਰਿਪ ਗਯੋ _ਬਿਪ੍ਰ ਕੇ _ਕਾਮ। 
ਜਹ ਕਾਮਾ _ਲੋਟਤ ਹੁਤੀ ਲੈ ਮਾਧਵ ਕੋ _ਨਾਮ। ੬੧। 


ਚੱਪਲਾਂ 


ਜਾਤੈ ਇਹੈ ਬਚਨ ਤਿਨ _ਕਹਿਯੋ। ਮਾਧਵ ਖੇਤ ਹੇਤ ਤਵ _ਰਹਿਯੋ। 
ਸੁਨਤ ਬਚਨ ਤਬ ਹੀ ਮਰਿ ਗਈ। ਨ੍ਰਿਪ ਲੈ ਇਹੈ ਖਬਰਿ ਦਿਜ ਦਈ। ੬੨। 


ਯਹ _ਬਚ ਜਬ ਸ੍ਰੋਨਨ ਸੁਨਿ ਲੀਨੋ। ਪਲਕ _ਏਕ _ਮਹਿ_ਪ੍ਰਾਨਹਿ ਦੀਨੋ। 
ਜਬ ਕੌਤਕ ਇਹ ਰਾਇ ਨਿਹਾਰਿਯੋ। _ਜਰਨ ਮਰਨ ਕਾ ਨਿਗੂਹ _ਧਾਰਿਯੋ। ੬੩। 


ਚਿਤਾ _ਜਰਾਇ _ਜਰਨ ਜਬ _ਲਾਗ੍ਯੋ। _ਤਬ _ਬੈਤਾਲ ਤਹਾ ਤੇ ਜਾਗ੍ਯੋ। 
ਸੈਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ। ਨ੍ਰਿਪ ਕੇ ਚਿਤ ਕੋ _ਤਾਪੁ _ਮਿਟਾਯੋ। ੬੪। 


ਹਰਾ 
ਸਹਿ _ਸੈਥੀ ਪਾਵਕ _ਬਰਿਯੋ ਦੁਹੂੰਅਨ ਲਯੋ _ਬਚਾਇ। 
ਕਾਮਾ ਦਈ _ਦਿਜੋਤ ਮਹਿ _ਧੰਨ੍ਯੋ _ਬਿਕੁਮਾਰਾਇ। _੬੫। ੧। 


ਮਤੁ ਨਭ# ਸਤ/ _੯੧/ %ਤ£/ ਅ%ਫਲੁੰ/ 


ਚਰਿਤ੍ਰ ਪਾਖਿਆਨ ੩੨੯ 


ਦੰਹਰਾ 

ਕਾਮਸੈਨ ਇਹ ਗੱਲ ਸੁਣ ਕੇ ਬਹੁਤ ਕ੍ਰੋਧਵਾਨ ਹੋ ਕੇ ਉਠਿਆ ਅਤੇ ਆਪਣੇ ਘੋੜੇ 
ਦੌੜਾ ਕੇ ਬਿਕਰਮ ਨੂੰ ਬੁਲਾ _ਲਿਆ।੫੬। ਕਾਮਸੈਨ ਨੇ (ਉਸ) ਸੂਰਮੇ ਦੇ ਸਾਹਮਣੇ ਜਾ 
ਕਿਹਾ--ਤੂੰ ਮੇਰੀ ਸੈਹਥੀ ਦਾ ਵਾਰ ਸਹਾਰ ਕੇ _(ਜੇ ਫਿਰ ਮੈਨੂੰ) ਘਾਇਲ ਕਰ ਦੇਏਂ, ਤਾਂ ਹੀ 
ਬਿਕੂਮ ਰਾਜਾ (ਸਮਝਿਆ ਜਾਵੇਗਾ)।੫੭। 


(ਰਾਜਾ _ਕਾਮਸੈਨ ਵਲੋਂ ਕੀਤੇ) ਸੈਹਥੀ ਦੇ ਵਾਰ ਨੂੰ ਪੇਟ ਵਿਚ ਸਹਾਰ ਕੇ _ਅਤੇ ਮਨ 
ਵਿਚ _ਬਹੁਤ ਕ੍ਰੋਧਵਾਨ ਹੋ _ ਕੇ _ਕਾਮਸੈਨ ਨੂੰ _ਕਟਾਰ ਨਾਲ ਘਾਇਲ _ਕਰ _ਦਿੱਤਾ।੫੮। ਅਜਿਹੇ 
ਨੂੰ ਅਜਿਹਾ ਹੀ ਟਕਰਨਾ ਚਾਹੀਦਾ ਹੈ ਅਤੇ (ਉਸ ਨੂੰ) _ਜੀਉਂਦਾ ਨਹੀਂ ਛਡਣਾ ਚਾਹੀਦਾ ਹੈ। 
(ਉਸ ਨੇ) ਕਟਾਰ ਮਾਰ ਕੇ ਜੀਉਂਦੇ ਰਾਜੇ ਨੂੰ ਉਸ _ਸਥਾਨ _ਉਤੇ ਟਿਕਾ _ਦਿੱਤਾ।੫੯। 
ਜੱਪਣਾ 

ਉਸ ਨੂੰ ਜਿਤ ਕੇ (ਬਿਕਰਮ ਨੇ) ਸਾਰੀ ਸੈਨਾ ਬੁਲਾ _ਲਈ। _ਭਾਂਤ ਭਾਂਤ _ਦੇ _ਵਧਾਵੇ 
ਵਜਣ ਲਗੇ। ਦੇਵਤਿਆਂ ਨੇ ਪ੍ਰਸੰਨ ਹੋ ਕੇ ਇਹ ਵਰ ਦਿੱਤਾ (ਜਿਸ ਕਰ ਕੇ) ਘਾਇਲ (ਰਾਜਾ 
ਬਿਕੂਮ) ਦੇ ਜ਼ਖਮ _ਠੀਕ _ਹੋ__ਗਏ।੬0। 
ਦੰਹਰਾ 

ਜੋਗੀ ('ਅਤਿਥ”) ਦਾ ਰੂਪ ਧਾਰ ਕੇ ਰਾਜਾ (ਬਿਕਰਮ) ਆਪ ਬ੍ਰਾਹਮਣ ਦੇ ਕੰਮ ਲਈ 
(ਉਥੇ) ਗਿਆ ਜਿਥੇ _ਮਾਧਵਾਨਲ ਦਾ ਨਾਂ ਲੈ ਕੇ ਕਾਮਕੰਦਲਾ (ਤੜਪਦੀ ਹੋਈ) ਪਲਸੇਟੇ 
ਮਾਰ ਰਹੀ _ਸੀ।੬੧। 
ਜੱਪਣਾ 

ਜਾਂਦਿਆਂ ਹੀ ਉਸ ਨੂੰ ਇਹ ਬਚਨ ਕਿਹਾ ਕਿ ਮਾਧਵ ਤਾਂ ਤੇਰੇ ਲਈ ਲੜਾਈ ਵਿਚ 
ਮਾਰਿਆ ਗਿਆ ਹੈ। ਤਦ (ਇਹ) ਬੋਲ ਸੁਣਦਿਆਂ ਹੀ _(ਕਾਮਕੰਦਲਾ) ਮਰ _ਗਈ। (ਫਿਰ) 
ਰਾਜੇ ਨੇ ਇਹ ਖਬਰ ਲੈ ਕੇ ਬ੍ਰਾਹਮਣ ਨੂੰ ਜਾ _ਦਿੱਤੀ।੬੨। 

ਇਹ ਖਬਰ ਜਦ (ਮਾਧਵਾਨਲ ਨੇ) ਕੰਨਾਂ ਨਾਲ ਸੁਣ ਲਈ ਤਾਂ ਔਖ ਦੇ ਇਕ ਪਲਕਾਰੇ 
ਵਿਚ ਪ੍ਰਾਣ ਤਿਆਗ ਦਿੱਤੇ। ਜਦ ਰਾਜੇ ਨੇ ਇਹ ਕੌਤਕ ਵੇਖਿਆ ਤਾਂ ਸੜ ਕੇ ਮਰਨ ਦਾ 
ਹਠ _('ਨਿਗੁਹ”) ਧਾਰਨ ਕਰ _ਲਿਆ।੬੩। 

ਜਦ (ਰਾਜਾ) ਚਿਖਾ ਬਾਲ ਕੇ (ਉਸ ਵਿਚ) ਸੜਨ ਲਗਿਆ, ਤਾਂ ਉਥੋਂ ਇਕ _ਬੈਤਾਲ 
ਜਾਗ _ਪਿਆ। ਉਸ ਨੇ ਅੰਮ੍ਰਿਤ ਛਿੜਕ ਕੇ ਦੋਹਾਂ ਨੂੰ ਜਿਵਾ ਦਿੱਤਾ ਅਤੇ ਰਾਜੇ ਦੇ ਮਨ ਦਾ 
ਦੁਖ _ਦੂਰ ਕਰ _ਦਿੱਤਾ।੬੪। 


005 ੩੭ ੧੨੧੨ 


ਦੰਹਰਾ 
ਸੈਹਥੀ ਦਾ ਵਾਰ ਸਹਿ ਕੇ ਅਤੇ ਅੱਗ ਵਿਚ ਸੜ ਕੇ (ਰਾਜੇ ਨੇ) ਦੋਹਾਂ ਨੂੰ ਬਚਾ 
ਲਿਆ। _ਸ੍ਰੇਸ਼ਠ ਬ੍ਰਾਹਮਣ ਨੂੰ _ਕਾਮਕੰਦਲਾ ਦੇ _ਦਿੱਤੀ। _(ਸਚਮੁਚ) _ਬਿਕ੍ਰਮਾਰਾਇ _ਧੰਨ _ਹੈ।੬੫। 


/ਏਥੋ ਹਨੀ ਲਾਂਨਤੁੱਪ/ਮਆਨ ਦੇ £ਰਸ' ਲਾਰੜ੍ਹ ਦੇ ਅੰਹਾਂ ਭੂਪ ਸੰਵਾਦ ਦੇ €੧ਵੇ' ਲਾਰੜ੍ਹ ਦੀ ਸਮਪਤੀ 
ਭਾ ਲਭ _ਹੈ/ _€੯5/ %੩#/ ਚਲਦਾ? 


੩੩0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਲਾਂ 


ਦਛਿਨ ਦੇਸ _ਬਿਚਛਨ _ਨਾਰੀ। ਜੋਗੀ ਗਏ ਭਏ ਘਰ _ਬਾਰੀ। 
ਮੰਗਲ ਸੈਨ ਰਾਵ ਜਗੁ _ਕਹਈ। ਸਭ _ਅਰਿ ਕੁਲ ਜਾ ਤੇ ਤ੍ਰਿਣ ਗਹਈ। ੧। 


ਸਰੂਪ ਕਲਾ ਤਾ ਕੀ ਬਰ ਨਾਰੀ। ਮਾਨਹੁ ਮਹਾ ਰੁਦੂ ਕੀ ਪ੍ਯਾਰੀ। 
ਸੋ ਨੇਹ ਨ੍ਰਿਪਤਿ ਕੋ ਰਹੈ। ਕਰੈ ਸੋਈ ਜੋਈ ਵਹ ਕਹੈ। ੨। 


ਠੁਆਲ਼ ਛੰਦ 
ਰੰਗ ਮਹਲ ਬਿਖੈ ਹੁਤੇ ਨਰ ਰਾਇ ਤਵਨੈ _ਕਾਲ। 
ਰੂਪ ਪ੍ਰਭਾ _ਬਿਰਾਜਤੀ ਤਹ ਸੁੰਦਰੀ ਲੈ _ਬਾਲ। 
ਕਾਨ੍ਹਰੇ ਨਾਦ _ਔ ਨਫੀਰੀ ਬੇਨੁ _ਬੀਨ _ਮਿਿਦੰਗ। 
ਭਾਤਿ _ਭਾਤਿਨ ਕੇ _ਕੁਲਾਹਲ ਹੋਤ _ਨਾਨਾ _ਰੰਗ।੩। 
ਏਕ _ਨਟੂਆ ਤਹ ਰਹੈ ਤਿਹ _ਬਿਸੁਨ ਦਤ੍ਹਾ _ਨਾਮ। 
ਰਾਵ ਜੂ ਤਾ ਕੌ ਨਚਾਵਤ ਰਹੈ ਆਠੌ ਜਾਮ। 
ਅਮਿਤ ਰੂਪ _ਬਿਲੋਕਿ ਤਾ ਕੌ ਰਾਨਿਯਹਿ ਨਿਜੁ _ਨੈਨ। 
ਹ੍ੈ ਗਿਰੀ ਬਿਸੰਭਾਰ ਭੂ ਪੈ _ਬਧੀ ਸਾਯਕ ਮੈਨ। ੪। 

ਤੰਮਰ ਛੰਦ 
ਰਾਨਿਯਿਹ ਸਖੀ _ਪਠਾਇ। ਸੋ ਲਯੋ ਧਾਮ _ਬੁਲਾਇ। 
ਤਜਿ ਕੈ ਨ੍ਰਿਪਤਿ ਕੀ ਕਾਨਿ। ਤਾ ਸੌ ਰਮੀ ਰੁਚਿ ਮਾਨਿ। ੫। 
ਤਿਹ ਅਮਿਤ ਰੂਪ _ਨਿਹਾਰਿ। ਸਿਵ ਸਤਰ ਗਯੋ ਸਰ ਮਾਰਿ। 
ਤਬ ਲੌ ਨ੍ਰਿਪਤਿ ਗਯੋ ਆਇ। ਅਬਲਾ ਅਧਿਕ ਦੁਖ ਪਾਇ। ੬। 
ਤਬ ਕਿਯੋਂ _ਇਹੈ ਉਪਾਇ। ਇਕ ਦੇਗ ਲਈ _ਮੌਗਾਇ। 
ਤਾ ਪੈ ਤਵਾ ਕੌ ਦੀਨ। ਕੋਊ ਸਕੈ ਤਾਹਿ ਨ ਚੀਨ। ੭। 
ਜਾ ਮੈ ਘਨੌ ਜਲ ਪਰੈ। ਤਰ ਕੌ ਨ ਬੂੰਦਿਕ ਢਰੈ। 
ਤਾ ਮੈ ਗੁਲਾਬਹਿ ਪਾਇ। ਕਾਢਿਯੌ _ਪਤਿਹਿ _ਦਿਖਰਾਇ। ੮। 


ਦੰਹਰਾ 
ਸੀਂਚ੍ਯੋ ਵਹੈ ਗੁਲਾਬ ਲੈ ਪਤਿ ਕੀ ਪਗਿਯਾ ਮਾਹਿ। 
ਛਿਰਕਿ ਸਭਨ ਪਹਿ ਕਾਢਿਯੋ ਭੇਦ ਲਹਿਯੋ ਜੜ _ਨਾਹਿ। ੯। 


ਚੱਪਲਾਂ 


ਨਾਥ ਬਾਗ _ਜੋ ਮੈ _ਲਗਵਾਯੋ। ਯਹ ਗੁਲਾਬ ਤਿਹ ਠਾ_ਤੇ ਆਯੋ। 
ਸਕਲ _ਸਖਿਨ ਜੁਤ ਤੁਮ ਧੈ ਡਾਰਿਯੋ। ਪੁਰਫੁਲਤ ਭਯੋ ਜੜ ਕਛੁ ਨ _ਬਿਚਾਰਿਯੋ। _੧0। ੧। 


#ਤ ਸਭ ਮਤੁ/ ੯੨੪ %8£/ ਆਫਲੁੰ/ 


ਚਰਿਤ੍ਰ ਪਾਖਿਆਨ ੩੩੧ 


ਚੱਪਾਣ 

ਦੌਖਣ ਦੇਸ ਦੀਆਂ ਨਾਰੀਆਂ ਬੜੀ _ਚਤੁਰ _ਹਨ। ਜੇ ਉਥੇ ਜੋਗੀ ਚਲਾ ਜਾਏ ਤਾਂ 
ਗ੍ਰਿਹਸਥੀ ਹੋ ਜਾਂਦਾ ਹੈ। ਇਕ ਮੰਗਲ ਸੈਨ ਨਾਂ ਦਾ ਰਾਜਾ ਪ੍ਰਸਿੱਧ ਸੀ ਜਿਸ ਤੋਂ ਸਾਰੇ ਵੈਰੀ 
ਹਾਰ ਮੰਨਦੇ ਸਨ।੧। 

ਸਰੂਪ ਕਲਾ (ਨਾਂ ਦੀ) ਉਸ ਦੀ ਸੁੰਦਰ ਇਸਤਰੀ ਸੀ, ਮਾਨੋ ਪਾਰਬਤੀ ਵਰਗੀ ਹੋਵੇ। 
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ। ਜੋ ਉਹ ਕਹਿੰਦੀ ਸੀ, ਉਹੀ (ਰਾਜਾ) ਕਰਦਾ _ਸੀ।੨। 


ਠਆਲ ਛੰਟ 


ਕੇ ਉਥੇ _ਬਿਰਾਜਦੀ। _ਕਾਨੜੇ _ਰਾਗ _ਦੀ ਆਵਾਜ਼ _ਨਾਲ _ਤੂਤੀਆਂ, ਵੀਣਾ, ਬੰਸਰੀ ਅਤੇ _ਮ੍ਰਿਦੰਗ 
ਆਦਿ _ਸਾਜ਼ _ਵਜਦੇ। _ਅਤੇ ਅਨੇਕ _ਰੰਗਾਂ ਦਾ _ਭਾਂਤੋ _ਭਾਂਤੀ ਸ਼ੋਰਸ਼ਰਾਬਾ _ਰਹਿੰਦਾ।੩। 


ਜਦੋਂ ਰਾਜਾ ਰੰਗ ਮਹੱਲ ਵਿਚ ਹੁੰਦਾ, ਤਾਂ ਉਸ ਵੇਲੇ ਰੂਪ ਪ੍ਰਭਾ ਸੁੰਦਰੀਆਂ ਨੂੰ ਨਾਲ ਨੈ 


ਉਥੇ ਇਕ ਨਟ ਰਹਿੰਦਾ ਸੀ ਜਿਸ ਦਾ ਨਾਂ ਬਿਸਨ ਦਤ੍ਹਾ ਸੀ। ਰਾਜਾ ਉਸ ਨੂੰ ਅੱਠੇ 
ਪਹਿਰ _ਨਚਾਉਂਦਾ ਰਹਿੰਦਾ ਸੀ। __ ਰਾਣੀ ਆਪਣੀਆਂ ਅੱਖਾਂ ਨਾਲ ਉਸ _ਦਾ ਅਤਿ ਸੁੰਦਰ ਰੂਪ 
ਵੇਖ ਕੇ ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਬੇਸੁਧ ਹੋ_ ਕੇ ਡਿਗ ਪਈ।੪। 


ਤੱਮਰ ਛੰਦ 
ਰਾਣੀ ਨੇ ਸਖੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ। ਰਾਜੇ ਦੀ ਪਰਵਾਹ ਨ ਕਰ ਕੇ 
ਉਸ ਨਾਲ ਰੁਚੀ ਪੂਰਵਕ _ਸਹਿਵਾਸ _ਕੀਤਾ।੫। 


ਉਸ ਦਾ ਅਤਿ ਸੁੰਦਰ ਰੂਪ ਵੇਖਣ ਨਾਲ ਉਸ ਨੂੰ ਸ਼ਿਵ ਦਾ ਵੈਰੀ (ਕਾਮ ਦੇਵ) ਬਾਣ 
ਮਾਰ _ਗਿਆ। _ਤਦ ਤਕ ਰਾਜਾ ਆ ਗਿਆ ਅਤੇ ਰਾਣੀ ਨੂੰ ਬਹੁਤ ਦੁਖ _ਹੋਇਆ।੬। 


ਤਦ ਉਸ ਨੇ ਇਹ ਉਪਾ ਕੀਤਾ। ਇਕ _ਦੇਗ ਮੰਗਵਾ ਲਈ। _ਉਸ _ਉਤੇ ਤਵਾ ਦੇ 
ਦਿੱਤਾ, ਤਾਂ ਜੋ ਉਸ ਨੂੰ ਕੋਈ ਵੇਖ ਨ ਸਕੇ।੭। 

ਉਸ ਵਿਚ ਬਹੁਤ ਜਲ ਪੈਂਦਾ ਸੀ। ਇਕ ਬੂੰਦ ਵੀ ਹੇਠਾਂ ਨਹੀਂ _ਡਿਗਦੀ ਸੀ। ਉਸ 
ਵਿਚ ਗੁਲਾਬ (ਦਾ ਅਰਕ) ਪਾ ਕੇ ਪਤੀ ਨੂੰ ਕਢ ਕੇ ਵਿਖਾ ਦਿੱਤਾ।੮। 


ਉਸ ਗੁਲਾਬ ਨੂੰ ਲੈ ਕੇ ਪਤੀ ਦੀ ਪਗੜੀ _ਸਿੰਜ ਦਿੱਤੀ। (ਗੁਲਾਬ ਦੇ ਅਰਕ ਨੂੰ) ਕਢ 
ਕੇ ਸਭ ਉਤੇ ਛਿੜਕ ਦਿੱਤਾ ਅਤੇ 


_ ਉਤੇ ਤੁ ਕਿਸੇ ਮੂਰਖ ਨੇ ਭੇਦ ਨੂੰ ਨ _ਸਮਝਿਆ।੯। 


ਹੇ ਨਾਥ! ਜੋ ਮੈਂ ਬਾਗ ਲਗਵਾਇਆ ਹੈ, ਇਹ ਗੁਲਾਬ ਉਥੋਂ ਆਇਆ ਹੈ। ਸਾਰੀਆਂ 
ਸਖੀਆਂ ਨਾਲ _ਮਿਲ ਕੇ ਤੁਹਾਡੇ ਉਪਰ ਪਾਇਆ ਹੈ। (ਉਹ) ਮੂਰਖ ਪ੍ਰਸੰਨ ਹੋ ਗਿਆ (ਅਤੇ 
ਅਸਲ _ਭੇਦ ਨੂੰ) ਕੁਝ _ਨ ਵਿਚਾਰ _ਕੀਤਾ।੧0। 
/ਏਥੋਂ ਸੰ ਗੰਰੇਤੁੰਪ/ੰਮਿਆਨ ਦੇ ਤੁਆ ਗਾਰੇੜ੍ਹ ਦੇ ਮੰਤ ਭੂਪ ਸੰਵਾਦ ਦੇ ੯੨ਵੇ' ਗੱਰੇਤ ਦੀ ਸਆਪਤਨ 
ਭਾ ਲਭ ਹੈ/ _੯੨/ %੬੪#/ ਚਲਦਾ? 


ਦੰਹਰਾ” 
ਚਲਿਯੋ _ਜੁਲਾਹੋ _ਸਾਹੁਰੇ _ਉਡਿ _ਜਾ __ਕਹਤਾ _ਜਾਇ। 
ਬਧਿਕਨ _ਕੁਸਗੁਨ ਜਾਨਿ _ਕੈ _ਮਾਰਿਯੋ ਤਾਹਿ _ਬਨਾਇ। _੧। 


ਜੋ ਐਸੋ ਬਚ ਪੁਨਿ _ਕਹਿਯੋ ਹਨਿਹੈ ਤੋਹਿ ਰਿਸਾਇ। ੨। 
ਚੱਪਾਣ 


ਫਸਿ ਫਸਿ ਜਾਵਹੁ ਉਡਿ _ਉਡਿ _ਆਇ। ਐਸੇ ਕਹਤ ਜੁਲਾਹੋਂ ਜਾਇ। 
ਚੋਰਨ ਕੁਸਗੁਨ ਚਿਤ ਬਿਚਾਰਿਯੋ। ਦੋ ਸੈ ਜੁਤੀ ਸੌ ਤਿਹ ਮਾਰਿਯੋ। ੩। 


ਲੈ ਆਵਹੁ ਧਰਿ ਜਾਇਯਹੁ ਯੌ ਕਹਿ ਕਰੌ _ਪਯਾਨ। 
ਜੋ ਉਹਿ ਭਾਤਿ ਬਖਾਨਿਹੋ _ਹਨਿਹੈ ਤੁਹਿ ਤਨ _ਬਾਨ। ੪। 
ਜਬ _ਚੋਰਨ ਐਸੇ ਕਹਿਯੋ ਤਬ ਤਾ ਤੇ ਡਰ ਪਾਇ। 
ਲੈ ਆਵਹੁ ਧਰਿ ਜਾਇਯਹੁ ਯੌ _ਮਗੁ _ਕਹਤੌ ਜਾਇ। ੫। 
ਚਾਰ ਪੁਤਰ _ਪਾਤਿਸਾਹ ਕੇ ਇਕ ਨੈ _ਤਜਾ _ਪਰਾਨ। 
ਦਾਬਨ ਤਾ ਕੌ ਲੈ ਚਲੇ ਅਧਿਕ ਸੋਕ ਮਨ ਮਾਨਿ। ੬। 
ਚੱਪਣਾ 
ਤਬ ਲੌ ਕਹਤ ਜੁਲਾਹੋਂ ਐਯਹੁ। ਲੈ ਲੈ ਆਵਹੁ ਧਰ ਧਰ ਜੈਯਹੁ। 
ਸੈਨਾ ਕੇ ਸੁਵਨਨ ਯਹ _ਪਰੀ। ਪੰਦੂਹ ਸੈ ਪਨਹੀ ਤਹ _ਝਰੀ। _੭। 
ਤਿਨ 


ਸੋ_ਕਹਿਯੋ ਕਹੋ ਸੁ _ਉਚਾਰੋਂ। _ਕਹਿਯੋ ਬੁਰਾ ਭਯੋ ਕਹਤ ਪਧਾਰੋ। 
ਭੇਦ ਅਭੇਦ ਕੀ ਬਾਤ ਨ _ਜਾਨੀ। ਜੋ ਤਿਨ ਕਹਿਯੋ ਵਹੈ ਜੜ ਮਾਨੀ। ੮। 


ਏਕ ਰਾਵ ਤਾ ਕੇ ਬਹੁ ਨਾਰੀ। ਪੂਤ ਨ ਹੋਤ ਤਾਹਿ ਦੁਖ ਭਾਰੀ। 
ਔਰ ਬ੍ਯਾਹਿ ਬ੍ਰਯਾਕੁਲ ਹ੍ਹੋ ਕੀਨੋ। ਤਾ ਕੇ ਭਵਨ ਪੂਤ ਬਿਧਿ ਦੀਨੋ। ੯। 


ਸਭਹਿਨ ਆਨੰਦ _ਚਿਤ _ਬਢਾਯੋ। _ਤਬ ਲੌ _ਕਹਤ ਜੁਲਾਹੋ _ਆਯੋ। 


ਬੁਰਾ ਭਯੋ ਕਹਿ ਊਚ ਪੁਕਾਰਿਯੋ। _ਸੁਨ੍ਯੋ ਜਾਹਿ _ਪਨਹਿਨ _ਤਿਨ _ਮਾਰਿਯੋ। _੧0। 


ਪਰ ਸਨ ਕਾਲ 
ਭਲਾ ਭਯੋ ਇਹ ਕਹਤ _ਪਧਾਰਿਯੋ। ਜਬ _ਲੋਗਨ ਜੂਤਿਨ ਸੋ ਮਾਰਿਯੋ। 
ਜਾਤ ਭਯੋ ਤਿਹ _ਠਾ _ਬਡਭਾਗੀ। _ਜਹ ਅਤਿ ਅਗਨਿ ਨਗਰ ਮਹਿ _ਲਾਗੀ। 


ਚਰਿਤ੍ਰ ਪਾਖਿਆਨ ੩੩੩ 


ਨੇ (ਇਸ ਨੂੰ) ਕੁਸ਼ਗਨ ਸਮਝ ਕੇ _ਉਸ ਜੁਲਾਹੇ 
/ਲਕਾਗਾ ਨੰ _/ਕੈਹ7-- 

(ਹੁਣ ਤੂੰ) ਰਸਤੇ ਵਿਚ “ਉਡ ਉਡ ਆਓ ਅਤੇ ਫਸਦੀਆਂ ਜਾਓ” ਇਹ ਕਹਿੰਦਾ 
ਹੋਇਆ ਜਾ। ਅਤੇ ਜੇ ਅਜਿਹੇ (ਪਹਿਲੇ ਵਾਲੇ) ਬੋਲ ਫਿਰ ਕਹੇ ਤਾਂ ਕ੍ਰੋਧ ਕਰ ਕੇ ਤੈਨੂੰ ਮਾਰ 
ਦਿਆਂਗਾ।੨। 
ਜੱਪਣਾ 

“ਉਡ ਉਡ ਆਓ ਤੇ ਫਸਦੀਆਂ ਜਾਓ”-- ਇਸ ਤਰ੍ਹਾਂ ਕਹਿੰਦਾ ਹੋਇਆ ਜੁਲਾਹਾ 
ਤੁਰਦਾ ਜਾ ਰਿਹਾ _ਸੀ। ਚੋਰਾਂ ਨੇ (ਇਸ ਨੂੰ ਸੁਣ ਕੇ) ਚਿਤ ਵਿਚ ਕੁਸ਼ਗਨ ਸਮਝਿਆ ਅਤੇ 
ਉਸ ਨੂੰ ਦੋ ਸੌ ਜੁਤੀਆਂ ਮਾਰੀਆਂ।੩। 
ਚੋਰਾਂ ਨੰ /ਕੈਹਾ-- 
ਦੰਹਰਾ 

'ਲੈ ਆਓ ਅਤੇ ਧਰ ਜਾਓ” ਇਸ ਤਰ੍ਹਾਂ ਕਹਿੰਦੇ ਹੋਇਆਂ ਜਾਓ। ਜੇ ਉਸ ਤਰ੍ਹਾਂ 
(ਪਹਿਲਾਂ ਵਾਂਗ) ਕਿਹਾ ਤਾਂ ਤੈਨੂੰ ਬਾਣ ਮਾਰ ਕੇ ਮਾਰ ਦਿਆਂਗੇ।੪। ਜਦ ਚੋਰਾਂ ਨੇ ਇਸ ਤਰ੍ਹਾਂ 
ਕਿਹਾ ਤਾਂ ਉਨ੍ਹਾਂ ਤੋਂ _ਡਰਦਿਆਂ 'ਲੈ ਆਓ ਅਤੇ ਧਰ ਜਾਓ” ਇਹ ਕਹਿੰਦਾ ਹੋਇਆ ਰਸਤੇ ਤੇ 
ਤੁਰਦਾ ਗਿਆ।੫। (ਉਧਰ) ਰਾਜੇ ਦੇ ਚਾਰ ਪੁੱਤਰਾਂ ਵਿਚੋਂ ਇਕ ਨੇ ਪ੍ਰਾਣ ਤਿਆਗ _ਦਿੱਤੇ। 
(ਉਹ) ਬਹੁਤ ਦੁਖੀ ਹੋ_ ਕੇ ਉਸ ਨੂੰ ਦੌਬਣ ਲੈ _ਚਲੇ।੬। 


ਇਕ ਜੁਲਾਹਾ ਸੌਹਰੇ ਜਾਂਦਾ ਹੋਇਆ “ਉਡ ਜਾ?” ਕਹੀ ਜਾ ਰਿਹਾ ਸੀ। ਇਕ ਸ਼ਿਕਾਰੀ 
ਨੂੰ 


ਜੱਪਣਾ 

ਤਦ ਤਕ ਜੁਲਾਹਾ ਇਹ ਕਹਿੰਦਾ ਹੋਇਆ ਆ ਗਿਆ ਕਿ 'ਲੈ ਲੈ ਆਓ ਅਤੇ ਧਰ 
ਧਰ _ਜਾਓ”। (ਜਦੋਂ ਰਾਜੇ ਦੀ) ਸੈਨਾ ਦੇ ਕੰਨਾਂ ਵਿਚ ਇਹ (ਗੌਲ) ਪਈ, ਤਾਂ ਉਸ ਨੂੰ ਪੰਦੂਹ 
ਸੌ _ਜੁਤੀਆਂ _ਮਾਰੀਆਂ।੭। 

(ਉਨ੍ਹਾਂ ਨੇ) ਉਸ ਨੂੰ ਕਿਹਾ ਜੋ (ਅਸੀਂ) ਕਹੀਏ, ਉਹ _ਕਹਿ। ਅਤੇ ਕਹਿੰਦਾ ਜਾ ਕਿ 
'ਬਹੁਤ ਮਾੜਾ ਹੋਇਆ ਹੈ”। ਉਸ ਨੇ ਭੇਦ ਅਭੇਦ ਦੀ ਗੌਲ ਨ ਸਮਝੀ। ਉਨ੍ਹਾਂ ਨੇ ਜੋ ਕਿਹਾ, 
ਮੂਰਖ ਨੇ _ਉਹੀ ਮੌਨ _ਲਿਆ।੮। 

ਇਕ ਰਾਜੇ _ਦੀਆਂ ਬਹੁਤ ਸਾਰੀਆਂ ਇਸਤਰੀਆਂ ਸਨ, ਪਰ ਪੁਤਰ ਨ ਹੋਣ ਕਰ ਕੇ 
ਉਹ ਬਹੁਤ ਦੁਖੀ ਸੀ। ਉਸ ਨੇ ਵਿਆਕੁਲ ਹੋ ਕੇ ਹੋਰ ਵਿਆਹ ਕਰ _ਲਿਆ। ਪਰਮਾਤਮਾ ਨੇ 
ਉਸ ਦੇ ਘਰ ਪੁੱਤਰ _ਬਖਸ਼ਿਆ।੯। 

ਸਭ ਦੇ ਮਨ ਵਿਚ ਬਹੁਤ ਖੁਸ਼ੀ _ਹੋਈ। ਤਦ ਤਕ ਜੁਲਾਹਾ ਕਹਿੰਦਾ ਹੋਇਆ ਆ 
ਗਿਆ ਅਤੇ 'ਬੁਰਾ ਹੋਇਆ” ਕਹਿ ਕੇ ਉਚੇ ਸੁਰ ਵਿਚ ਪੁਕਾਰਿਆ। ਜਿਸ ਨੇ ਸੁਣਿਆ, ਉਸ 
ਨੂੰ _ਜੁਤੀਆਂ _ਮਾਰੀਆਂ।੧0। 
ਨਗਰ _ਵਾਨਆਂ ਨੰ _/ਨੈਹਾ-- 

ਜਦ ਲੋਕਾਂ ਨੇ _ਜੁਤੀਆਂ ਨਾਲ ਮਾਰਿਆ (ਤਾਂ ਉਨ੍ਹਾਂ ਨੇ _ਕਿਹਾ--) 'ਚੰਗਾ ਹੋਇਆ” 
ਕਹਿੰਦਾ ਹੋਇਆ ਜਾ। _ਜਦੋ' ਉਹ _ਭਾਗਵਾਨ ਉਸ ਥਾਂ ਤੇ ਪਹੁੰਚਿਆ, ਜਿਥੇ ਨਗਰ _ਵਿਚ 
ਭਿਆਨਕ ਅੱਗ ਲਗੀ _ਹੋਈ _ਸੀ।੧੧। 


੩੩੪ ਸੀ _ਦਸਮ-ਗ੍ੰਥ _ਸਾਹਿਬ 


ਗਿਰਿ _ਗਿਰਿ ਪਰੈ ਮਹਲ ਜਹ _ਭਾਰੇ। ਛਪਰਨ ਕੇ ਜਹ ਉਡੈ ਅਵਾਰੇ। 
ਭਲਾ ਭਯੋ ਯੌ ਮੂੜ ਪੁਕਾਰਿਯੋ। _ਜਾਹਿ _ਸੁਨ੍ਯੋ ਤਾਹੀ ਗਹਿ _ਮਾਰਿਯੋ। _੧੨। 


ਦੰਹਰਾ 
ਦਸ ਹਜਾਰ _ਪਨਹੀਨ ਕੀ ਸਹੀ ਜੁਲਾਹੇ ਮਾਰਿ। 
ਤਾ ਪਾਛੈ ਪਹੁਚਤ ਭਯੋ ਜਹਾ _ਹੁਤੀ ਸਸੁਰਾਰਿ। ੧੩। 


ਚੱਪਲਾਂ 


ਗ੍ਰਿਹਿ ਜਨ ਕਹਾ ਖਾਹੁ ਨਹਿ ਖਾਵੈ। _ਭੂਖਨ ਮਰਤ ਨ _ਲਜਤ _ਬਤਾਵੈ। 
ਆਧੀ ਰੈਨਿ ਬੀਤ ਜਬ _ਗਈ। _ਲਾਗਤੁ ਅਧਿਕ ਛੁਧਾ ਤਿਹ _ਭਈ। _੧੪। 


ਲਕਰੀ ਭਏ ਤੇਲ ਘਟ ਫੋਰਿਯੋ। ਪੀਨੋ ਸਕਲ ਨੈਕ ਨਹਿ _ਛੋਰਿਯੋ। 
ਸੂਰਜ ਚੜਿਯੋ _ਉਡਗ _ਛਪਿ ਗਏ। ਫਾਸਿ ਪਾਨ ਸੋ _ਕਊਆ ਲਏ। _੧੫। 


ਦੰਹਰਾ 
ਤਾਨੀ _ਬੇਚਿ ਕ੍ਰਿਪਾਨ ਲੀ _ਚਲਿਯੋ ਚਾਕਰੀ _ਧਾਇ। 
ਮਾਰਤ ਮਾਰਗ ਸਿੰਘ ਜਹ _ਤਿਹ _ਠਾ ਪਹੁਚ੍ਯੋ ਜਾਇ। _੧੬। 
ਤੁਸਿਤ ਜੁਲਾਹੋ ਦੂਮ _ਚੜ੍ਯੋ _ਗਹੈ _ਸੈਹਥੀ ਹਾਥ। 
ਤਰੇ ਆਨਿ ਠਾਢੋ ਭਯੋ ਸਿੰਘ ਰੋਸ ਕੇ ਸਾਥ। ੧੭। 
ਦੱਪਲ? 
ਸਿੰਘਹਿ ਦ੍ਰਿਸਟਿ ਜੁਲਾਹੇ ਪਰੀ। ਬਰਛੀ _ਕੰਪਤ ਹਾਥ ਤੇ ਝਰੀ। 
ਮੁਖ ਮੈ ਲਗੀ ਪਿਸਟਿ ਤਰ _ਨਿਕਸੀ। ਜਨ ਕਰਿ _ਕੰਜਕਲੀ ਸੀ _ਬਿਗਸੀ। _੧੮। 


ਜਾਨ੍ਯੋ ਸਾਚੁ _ਸਿੰਘ ਮਰਿ _ਗਯੋ। _ਉਤਰਿਯੋ ਪੂਛਿ ਕਾਨ ਕਟਿ ਲਯੋ। 
ਜਾਇ ਨ੍ਰਿਪਤਿ ਕੌ ਤਾਹਿ _ਦਿਖਾਯੋ। _ਅਧਿਕ _ਮਹੀਨੋ ਅਪਨ _ਕਰਾਯੋ। _੧੯। 


ਦੰਹਾਰਾ 
ਏਕ ਸਤੁ ਤਾ ਕੋ ਹੁਤੋ ਚੜਿਯੋ _ਅਨੀ _ਬਨਾਇ। 
ਸੈਨਾਪਤਿ ਪਚਮਾਰ ਕੈ ਇਹ ਨ੍ਰਿਪ _ਦਿਯੋ _ਪਠਾਇ। _੨0। 


ਚੱਪਲਾਂ 


ਯਹ _ਪਚਮਾਰ _ਖਬਰਿ ਸੁਨ _ਪਾਈ। ਨਾਰਿ _ਜੁਲਾਹੀ ਹੁਤੀ ਬੁਲਾਈ। 
ਚਿਤ ਮੈ ਅਧਿਕ ਦੁਹੂੰ ਡਰ ਕੀਨੋ। ਅਰਧ ਰਾਤਿ ਬਨ _ਕੋ_ਮਗੁ ਲੀਨੋ। _੨੧। 


ਜਬ _ਤ੍ਰਿਯ ਸਹਿਤ ਜੁਲਾਹੋ _ਭਾਜ੍ਯੋ। _ਤਬ _ਹੀ ਘੋਰ ਘਟਾ ਘਨ ਗਾਜ੍ਯੋ। 
ਕਬਹੂੰ _ਚਮਿਕਿ _ਬਿਜੁਰਿਯਾ _ਜਾਵੈ। ਤਬ _ਮਾਰਗ _ਕੋ _ਚੀਨਨ ਆਵੈ। _੨੨। 


ਚਰਿਤ੍ਰ ਪਾਖਿਆਨ ੩੩੫ 


ਜਿਥੇ ਵੱਡੇ ਵੱਡੇ ਮਹੱਲ ਡਿਗ _ਡਿਗ ਪੈ ਰਹੇ ਸਨ। ਛੱਪਰਾਂ ਦੇ ਜਿਥੇ ਉਡ ਉਡ ਕੇ 
ਗਏ _ਸਨ। _'ਚੰਗਾ ਹੋਇਆ” ਉਸ ਮੂਰਖ ਨੇ ਇਸ ਤਰ੍ਹਾਂ ਕਿਹਾ। ਜਿਸ ਨੇ 
ਨੇ ਪਕੜ _ਕੇ ਕੁਟਾਪਾ ਚੜ੍ਹਾ _ਦਿੱਤਾ।੧੨। 


ਦਸ ਹਜ਼ਾਰ _ਜੁਤੀਆਂ ਦੀ ਮਾਰ ਜੁਲਾਹੇ ਨੇ _ਖਾਈ। _ਇਸ ਪਿਛੋ ਉਥੇ _ਜਾ ਪਹੁੰਚਿਆ 
ਜਿਥੇ ਉਸ _ਦਾ ਸੋਹਰਾ ਘਰ _ਸੀ।੧੩। 
ਚੱਪਾਣ 

ਘਰ ਵਾਲਿਆਂ ਨੇ ਕਿਹਾ ਕਿ ਖਾਣਾ ਖਾਓ, ਪਰ (ਉਸ ਨੇ) ਨ ਖਾਇਆ। ਭੁਖਾ ਮਰਦਾ 
ਰਿਹਾ ਪਰ ਸ਼ਰਮ ਦੇ ਮਾਰੇ ਨੇ ਨ ਦਸਿਆ। ਜਦੋਂ ਅੱਧੀ ਰਾਤ ਬੀਤ ਗਈ ਤਾ ਉਸ ਨੂੰ 
ਅਧਿਕ ਭੁਖ ਲਗੀ।੧੪। 

ਲਕੜੀ ਲੈ ਕੇ ਤੇਲ ਦੇ ਘੜੇ ਨੂੰ ਤੋੜ ਦਿੱਤਾ (ਭਾਵ! ਮੋਰੀ ਕਰ ਲਈ), ਸਾਰਾ 
(ਤੇਲ) ਪੀ ਲਿਆ, ਜ਼ਰਾ ਜਿੰਨਾ ਵੀ ਨ ਛਡਿਆ। ਸੂਰਜ ਚੜ੍ਹਿਆ ਅਤੇ ਤਾਰੇ ਛਿਪ _ਗਏ। 
(ਉਸ ਨੇ) ਹੱਥ ਵਿਚ ਤਾਣੀ ('ਫਾਸਿ”) ਦੇ ਕਾਨੇ ਲ! ਲਏ।੧੫। 
ਦੰਹਰਾ 

ਤਾਣੀ ਵੇਚ ਕੇ ਕ੍ਰਿਪਾਨ ਲੈ ਲਈ ਅਤੇ ਨੌਕਰੀ ਲਈ ਜਲਦੀ ਜਲਦੀ ਚਲ _ਪਿਆ। 
ਜਿਥੇ ਰਸਤੇ ਵਿਚ ਸ਼ੇਰ (ਲੋਕਾਂ ਨੂੰ) ਮਾਰਦਾ ਸੀ, ਉਸ ਥਾਂ ਉਤੇ ਜਾ ਪਹੁੰਚਿਆ।੧੬। ਡਰ ਦਾ 
ਮਾਰਿਆ ਜੁਲਾਹਾ ਹੱਥ ਵਿਚ ਸੈਹਥੀ ਫੜ ਕੇ ਬ੍ਰਿਛ ਉਤੇ ਚੜ੍ਹ _ਗਿਆ। ਸ਼ੇਰ ਕ੍ਰੋਧਵਾਨ ਹੋਕੇ 
(ਬ੍ਰਿਛ ਦੇ) ਹੇਠਾਂ ਆ ਕੇ ਖੜੋ ਗਿਆ।੧੭। 
ਚੱਪਾਣ 

(ਜਦ) ਸ਼ੇਰ ਦੀ ਨਜ਼ਰ ਜੁਲਾਹੇ ਉਤੇ ਪਈ 
ਪਈ। _(ਉਹ ਸ਼ੇਰ ਦੇ) ਮੂੰਹ ਵਿਚ ਲਗੀ ਅਤੇ 
ਫੁਲ ਦੀ ਕਲੀ (ਡੋਡੀ) ਖਿੜੀ _ਹੋਵੇ।੧੮। 

(ਜਦੋਂ ਉਸ ਨੇ) ਜਾਣ ਲਿਆ ਕਿ ਸ਼ੇਰ ਸਚਮੁਚ ਮਰ ਗਿਆ ਹੈ, (ਤਾਂ ਬ੍ਰਿਛ ਤੋਂ) ਉਤਰ 
ਕੇ (ਸ਼ੇਰ ਦੇ) ਕੰਨ ਅਤੇ ਪੂਛਲ ਕਟ ਲਿੱਤੀ। ਜਾ ਕੇ ਉਹ ਰਾਜੇ ਨੂੰ ਵਿਖਾਏ ਅਤੇ ਆਪਣਾ 
ਬਹੁਤ ਸਾਰਾ ਮਹੀਨਾ ਕਰਵਾ ਲਿਆ (ਅਰਥਾਤ! ਚੌਗੀ ਤਨਖਾਹ ਲਗਵਾ ਲਈ)।੧੯। 
ਦੰਹਰ” 

ਉਸ (ਰਾਜੇ) ਦਾ ਇਕ ਵੈਰੀ ਸੀ। ਉਹ ਫ਼ੌਜ ਲੈ ਕੇ ਚੜ੍ਹ ਆਇਆ। ਤਾਂ ਰਾਜੇ ਨੇ ਸ਼ੇਰ 
ਨੂੰ ਮਾਰਨ ਵਾਲੇ _('ਪਚਮਾਰ”) ਨੂੰ _ਸੈਨਾਪਤੀ ਬਣਾ _ਕੇ ਭੇਜ _ਦਿੱਤਾ।੨0। 


ਹੇਠੋਂ 


ਤਾਂ 
ਪਿਠ ਨਿਕਲ _ਗਈ। _ਮਾਨੋ ਕਮਲ ਦੇ 


ਚੱਪਲਾਂ 


ਜਦੋਂ _ਪਚਮਾਰ ਨੇ ਇਹ ਖ਼ਬਰ ਸੁਣੀ ਤਾਂ ਆਪਣੀ ਜੁਲਾਹੀ ਨਾਰ ਨੂੰ ਬੁਲਾਇਆ। ਦੋਹਾਂ 
ਨੇ ਚਿਤ ਵਿਚ ਬਹੁਤ ਡਰ ਮੰਨਿਆ ਅਤੇ ਔਧੀ ਰਾਤ ਨੂੰ ਜੰਗਲ ਦਾ _ਰਾਹ _ਫੜਿਆ।੨੧। 


ਜਦ ਇਸਤਰੀ ਸਹਿਤ _ਜੁਲਾਹਾ ਭਜ _ਗਿਆ ਤਾਂ ਉਸ ਵੇਲੇ ਭਿਆਨਕ _ਬਦਲ _ਗੌਜਣ 
ਲਗਿਆ। _ਕਦੇ ਕਦੇ ਬਿਜਲੀ ਚਮਕ ਪੈਂਦੀ, ਤਦ ਕਿਤੇ _ਮਾਰਗ _ਦਿਸ ਧੈਂਦਾ।੨੨। 


੩੩੬ ਸੀ _ਦਸਮ-ਗ੍ੰਥ _ਸਾਹਿਬ 


ਤੈ ਭੂਲਿ ਤਿਸੀ ਮਗੁ ਪਰਿਯੋ। ਜਹ ਨ੍ਰਿਪ ਅਰਿ ਕੋ ਲਸਕਰ _ਢਰਿਯੋ। 


ਮਗ 
ਕੁਈ ਹੁਤੀ ਦ੍ਰਿਸਟਿ ਨਹਿ ਆਈ। ਤਾ ਮੋ ਪਰਿਯੋ ਜੁਲਾਹੋ ਜਾਈ। ੨੩। 


ਆਨਿ _ਪਰਿਯੋ __ਪਚਮਾਰ ਸਭਨ ਸੁਨਿ _ਪਾਇਯੋ। 
ਅਤਿ ਲਸਕਰ _ਚਿਤ ਮਾਹਿ _ਸੁਤ੍ਰਾਸ ਬਢਾਇਯੋ। 
ਲੋਹ ਅਧਿਕ ਤਿਨ ਮਾਹਿ _ਭਾਤਿ ਐਸੀ ਪਰਿਯੋ। 
ਹੋ ਜੋਧਾ ਤਿਨ ਤੇ ਏਕ ਨ ਜਿਯਤੇ ਉਬਰਿਯੋ। ੨੫। 


ਦਾਹਾਰਾ 
ਪੂਤ ਪਿਤਾ ਕੇ ਸਿਰ ਦਈ ਪਿਤਾ ਪੂਤ ਸਿਰ ਮਾਹਿ। 
ਇਸੀ ਭਾਤਿ ਸਭ _ਕਟਿ ਮਰੇ ਰਹਿਯੋ ਸੁਭਟ ਕੋਊ ਨਾਹਿ। ੨੬। 
ਚੱਧਾਣ? 
ਤਜ ਪੁਰ _ਤਿਸੀ ਜੁਲਾਈ ਆਈ। ਆਇ _ਬਾਰਤਾ ਨ੍ਰਿਪਹਿ _ਜਤਾਈ। 


ਜਬ ਯਹ ਭੇਦ ਰਾਵ ਸੁਨਿ ਪਾਯੋ। _ਪਠੈ ਪਾਲਕੀ ਤਾਹਿ ਬੁਲਾਯੋ। ੨੭। ੧। 


ਮਤੁ ਸ਼ਭਮ ਸ੍ਤ/ ੯ਤ/ %੭੧/ %ਫੜੀੰ/ 


ਦੰਹਰਾ 
ਚਾਂਦਨ ਹੂੰ ਕੇ ਦੇਸ ਮੈ ਪ੍ਰਗਟ ਚਾਂਦ ਪੁਰ ਗਾਉ। 
ਬਿਪੁ ਏਕ ਤਿਹ ਠਾ ਰਹੈ ਦੀਨ ਦਯਾਲ ਤਿਹ ਨਾਉ। ੧। 
ਦੱਪਣ? 
ਦਿਸਨ _ਦਿਸਨ ਕੀ ਇਸਤ੍ਰੀ ਆਵਹਿ। ਆਇ ਬਿਪੁ ਕੋ ਸੀਸ ਝੁਕਾਵਹਿ। 
ਸੁਭ ਬਾਨੀ ਮਿਲਿ ਯਹੈ _ਉਚਾਰੈ। ਰਤਿ ਪਤਿ ਕੀ ਅਨੁਹਾਰਿ ਬਿਚਾਰੈ। ੨। 


ਦੰਹਰਾ 
ਏਕ ਨਾਰਿ ਤਿਹ ਠਾ ਹੁਤੀ ਰਤਿ ਸਮ ਰੂਪ ਅਪਾਰ। 
ਸੋ ਯਾ ਧੈ ਅਟਕਤ ਭਈ ਰਤਿ ਪਤਿ ਤਾਹਿ ਬਿਚਾਰ। ੩। 


ਚਰਿਤ੍ਰ ਪਾਖਿਆਨ ੩੩੭ 


(ਉਹ) ਰਸਤਾ ਭੁਲ ਕੇ, ਉਸ ਮਾਰਗ ਉਤੇ ਪੈ ਗਿਆ ਜਿਥੇ ਰਾਜੇ ਦੇ ਵੈਰੀ ਦਾ 
ਲਸ਼ਕਰ ਪਿਆ ਸੀ। ਉਥੇ ਇਕ ਖੂਹੀ ਸੀ, (ਜੋ ਉਸ ਦੀ) ਨਜ਼ਰ ਨ ਪਈ ਅਤੇ ਜੁਲਾਹਾ ਵਿਚ 
ਜਾ ਡਿਗਿਆ।੨੩। 


ਦੰਹਰਾ 

ਜਦ ਉਹ ਖੂਹੀ ਵਿਚ ਜਾ ਪਿਆ ਅਤੇ ਬੇਹੋਸ਼ (ਹੋ_ ਗਿਆ), ਤਾਂ _ਜੁਲਾਹੀ ਇਸ ਤਰ੍ਹਾਂ 
ਪੁਕਾਰ _ਉਠੀ _ਕਿ _ਸ਼ੇਰ-ਮਾਰ (ਖੂਹੀ ਵਿਚ) ਆ ਡਿਗਿਆ ਹੈ।੨੪। 
੭%/=ਲ 


'ਸ਼ੇਰ ਮਾਰ (ਖੂਹੀ ਵਿਚ) ਆ ਡਿਗਿਆ ਹੈ'--ਇਹ (ਗੱਲ) ਸਾਰਿਆਂ ਨੇ ਸੁਣ ਲਈ। 
ਤਾਂ ਸਾਰੇ ਲਸ਼ਕਰ ਦੇ ਮਨ ਵਿਚ ਬਹੁਤ ਡਰ _ਵਿਆਪਤ ਹੋ_ਗਿਆ। ਉਨ੍ਹਾਂ ਦੀ ਆਪਸ _ਵਿਚ 
ਇਸ ਤਰ੍ਹਾਂ ਦੀ ਲੜਾਈ ਹੋ ਗਈ ਕਿ ਉਨ੍ਹਾਂ ਵਿਚੋਂ ਇਕ ਵੀ ਯੋਧਾ ਜੀਉਂਦਾ ਨ _ਬਚਿਆ।੨੫। 


ਦੰਹਰਾ 

ਪਿਤਾ ਨੇ ਪੁੱਤਰ ਦੇ ਸਿਰ ਵਿਚ (ਹਥਿਆਰ) ਮਾਰਿਆ ਅਤੇ ਪੁੱਤਰ ਨੇ ਪਿਤਾ ਦੇ ਸਿਰ 
ਵਿਚ _ਮਾਰਿਆ। ਇਸ ਤਰ੍ਹਾਂ ਸਾਰੇ ਸੂਰਮੇ ਕਟ ਮਰੇ, ਕੋਈ ਵੀ ਬਾਕੀ ਨ __ਬਚਿਆ।੨੬। 
ਚੱਖਣਾੰ 

ਉਸ ਨੂੰ ਛਡ ਕੇ ਜੁਲਾਹੀ ਨਗਰ ਵਿਚ ਆ ਗਈ। ਆ ਕੇ ਸਾਰੀ ਵਾਰਤਾ ਰਾਜੇ ਨੂੰ 
ਦਸੀ। ਜਦੋਂ ਰਾਜੇ ਨੂੰ ਇਹ ਭੇਦ ਦੀ ਗੱਲ ਪਤਾ ਲਗੀ ਤਾਂ ਪਾਲਕੀ ਭੇਜ ਕੇ ਉਸ ਨੂੰ ਬੁਲਵਾ 
ਲਿਆ। _੨੭। 

ਏਥੋਂ ਸੰ ਗੰਰੇਤੰਪ/ੰਮਿਆਨ ਦੇ ਤੁਆ ਗਰੈੜ੍ਹ ਦੇ ਸੰਤ ਡੁਪ ਸੰਵਾਦ ਦੇ ੯ਤਵੇਂ' ਗਰੇਤ ਦੀ ਸਪਤ 

ਭਾ ਲਭ ਹ/ _੯ਤ/ %੭੧/ ਚਲਦਾ? 


ਦੰਹਰਾ 


ਚਾਂਦਨ ਦੇਸ ਵਿਚ ਚਾਂਦਪੁਰ ਦਾ ਇਕ ਪਿੰਡ ਪ੍ਰਸਿੱਧ ਸੀ। ਉਸ (ਪਿੰਡ) ਵਿਚ ਇਕ 
ਬ੍ਰਾਹਮਣ ਰਹਿੰਦਾ ਸੀ। ਉਸ ਦਾ ਨਾਂ ਦੀਨ ਦਿਆਲ _ਸੀ।੧। 
ਚੱਪਾਣ 

(ਉਸ ਬ੍ਰਾਹਮਣ ਕੋਲ) ਦੇਸ ਦੇਸ ਤੋਂ ਇਸਤਰੀਆਂ ਆਉਂਦੀਆਂ ਸਨ ਅਤੇ ਆ ਕੇ 
ਬ੍ਰਾਹਮਣ ਨੂੰ ਸੀਸ _ਨਿਵਾਉਂਦੀਆਂ _ਸਨ। _ਉਹ ਵੀ ਸਭ ਨੂੰ ਮਿਲ ਕੇ ਚੌਗੇ ਬੋਲ ਬੋਲਦਾ ਸੀ। 
(ਇਸਤਰੀਆਂ ਨੂੰ ਉਹ) ਕਾਮ ਦੇਵ ਦੇ ਸਮਾਨ ਲਗਦਾ _ਸੀ।੨। 
ਦੰਹਰਾ” 

ਉਸ ਸਥਾਨ ਉਤੇ ਇਕ ਇਸਤਰੀ ਹੁੰਦੀ ਸੀ ਜਿਸ ਦਾ ਸਰੂਪ ਰਤੀ (ਕਾਮ ਦੇਵ ਦੀ 
ਇਸਤਰੀ) ਵਰਗਾ _ਸੀ। _(ਉਹ ਇਸਤਰੀ) ਉਸ ਨੂੰ ਰਤੀ-ਪਤੀ ਵਿਚਾਰ ਕੇ ਉਸ ਵਿਚ 
ਮਗਨ ਹੋ _ਗਈ।੩। 


੩੩੮ 


ਸੀ _ਦਸਮ-ਗ੍ੰਥ _ਸਾਹਿਬ 


ਚੱਪਣਾ 
ਕਬਹੂੰ ਤ੍ਰਿਯ ਤਾ ਕੇ ਗ੍ਰਹਿ ਆਵੈ। ਕਬਹੂੰ ਤਿਹ ਘਰ ਬੋਲਿ ਪਠਾਵੈ। 
ਏਕ ਦਿਵਸ ਦਿਨ ਕੌ ਵਹੁ ਆਯੋ। ਤਬ ਅਬਲਾ ਇਹ _ਚਰਿਤ ਦਿਖਾਯੋ। ੪। 


ਕਾਲ ਕੋ ਬੀਚਲ ਦੇਖਿ ਸੁ ਸੁੰਦਰਿ ਘਾਤ ਚਿਤੈਬੇ ਕੋ _ਕੀਨੋ। 


ਮਤੁ ਨਭ# ਸਤ/ _੯੪/ %%੬/ ਅਫ੍ਹੀ/ 


ਚੱਪਲਾਂ 
ਦੁਹਿਤਾ ਏਕ ਜਾਟ _ਉਪਜਾਈ। _ਮਾਗਤ _ਭੀਖਿ _ਹਮਾਰੇ ਆਈ। 
ਬਿੰਦੋ ਅਪਨੋ ਨਾਮੁ _ਰਖਾਯੋ। _ਚੇਰਿਨ ਕੇ ਸੰਗ ਦ੍ਰੋਹ _ਬਢਾਯੋ। _੧। 
ਡੋਲਾ ਮਾਟੀ ਕੋ ਤਿਨ ਲਯੋ। ਤਾ ਮੈ ਡਾਰਿ ਸਰਸਵਹਿ _ਦਯੋ। 
ਚਾਰਿ ਮੇਖ ਲੋਹਾ ਕੀ ਡਾਰੀ। ਦਾਬਿ ਗਈ ਤਾ ਕੀ ਪਿਛਵਾਰੀ। ੨। 


ਆਪ ਰਾਵ ਤਨ ਆਨਿ _ਜਤਾਯੋ। ਇਕੁ _ਟੌਨਾ ਇਹ ਕਰ ਮਮ ਆਯੋ। 


੮ 


ਜੋ ਤੁਮ ਕਹੋ ਤੋ ਆਨਿ ਦਿਖਾਊ। ਕਛੁ ਮੁਖ ਤੇ ਆਗ੍ਯਾ ਤਵ ਪਾਊ। ੩। 


ਨ੍ਹਿਪ _ਕਹਿਯੋ _ਆਨਿ _ਦਿਖਾਇ ਦਿਖਾਯੋ। _ਸਭਹਿਨ ਕੇ ਚਿਤ _ਭਰਮੁਪਜਾਯੋ। 
ਸਤਿ ਸਤਿ ਸਭਹੂੰਨ _ਬਖਾਨ੍ਯੋ। _ਤਾ ਕੋ ਭੇਦ ਨ _ਕਿਨਹੂੰ ਜਾਨ੍ਯੋ। _੪। 


ਇਹ ਚੁਗਲੀ ਜਿਹ ਊਪਰ _ਖਾਈ। ਸੋ ਚੇਰੀ ਨ੍ਰਿਪਾ ਪਕਰਿ _ਮੰਗਾਈ। 
ਕੁਰਰਨ ਮਾਰਿ ਅਧਿਕ ਤਿਹ ਮਾਰੀ। ਸੀਨ ਮੁਖ ਤੇ ਨੈਕ ਉਚਾਰੀ। ੫। 


ਮਾਰਿ ਪਰੀ ਵਹ ਨੈਕੁ ਨ ਮਾਨ੍ਯੋ। ਯਹ _ਤ੍ਰਿਯ _ਹਠੀ ਰਾਵਹੂੰ _ਜਾਨ੍ਯੋ। 
ਦਿਬ ਕੀ ਬਾਤ ਚਲਨ ਜਬ _ਲਾਗੀ। __ਆਧੀ ਰਾਤਿ ਗਏ ਤਬ _ਭਾਗੀ। ੬। 


ਭੇਜਿ ਮਨੁਖ ਨ੍ਰਿਪ _ਪਕਰਿ _ਮੰਗਾਈ। ਏਕ _ਕੋਠਰੀ ਮੈ _ਰਖਵਾਈ। 
ਬਿਖੁ ਕੋ ਖਾਨਾ ਤਾਹਿ _ਖਵਾਯੋ। ਵਾਹਿ _ਮ੍ਰਿਤੁ ਕੇ ਧਾਮ ਪਠਾਯੋ। _੭। ੧। 


ਮਤੁ ਸਭਨ ਸਤ) _੯੫੪/ %੮੩/ ਅ#ਫੀੰ/ 


ਚਰਿਤ੍ਰ ਪਾਖਿਆਨ ੩੩੯ 


ਚੱਪਲਾਂ 

ਕਦੇ ਉਹ ਇਸਤਰੀ ਉਸ ਦੇ ਘਰ ਆ ਜਾਂਦੀ ਅਤੇ ਕਦੇ ਉਸ ਨੂੰ ਆਪਣੇ ਕੋਲ ਬੁਲਾ 
ਲੈਂਦੀ। ਇਕ ਦਿਨ ਉਹ ਦਿਨ ਵੇਲੇ ਹੀ ਆ ਗਿਆ, ਤਦ (ਉਸ) ਇਸਤਰੀ ਨੇ ਇਹ ਚਰਿਤਰ 
ਵਿਖਾਇਆ।੪। 
ਨਾਵੀਯਾ 


ਉਹ _ਸਖੀਆਂ ਸਹੇਲੀਆਂ ਵਿਚ _ਬੈਠੀ ਹੋਈ ਸੀ ਅਤੇ ਉਸ ਦਾ ਨਵਾਂ ਨਵਾਂ ਦੀਨ 


ਨੂੰ ਵੇਖ ਕੇ ਉਬਾਸੀ ਲਈ ਅਤੇ ਚੁਟਕੀ ਵਜਾ ਕੇ ਉਸ ਨੂੰ ਵਿਦਾ ਕਰ ਦਿੱਤਾ।੫। 
ਤਾੰ 


ਲਾਂਨਤੁੰਪ/ਮਆਨ ਦੇ ਤੁੰਆ ਲਾਰਤ੍ਹ` ਦੇ ਅੰਹੀੰ ਭੂਪ ਸੰਵਾਣ ਦੇ ੯#ਵੋ'ਲਾਰਤ੍ਹ ਦੀ ਸਮਾਪਤੀ 
ਅੜ ਲਭ _ਹੈ/ _੯੪/ %%੬੭ ਚਲਦਾ? 


ਖਾਂ `ਦੀ_ਕਾਲਿਮਾ ਨੂੰ ਵੇਖਣ ਲਈ ਕਿਹਾ ਅਤੇ _ਉਧਰ ਸੁੰਦਰ ਮਿੱਤਰ ਦਾ _ਧਿਆਨ _ਕੀਤਾ। 
ਨੂ 


ਸਾ 


ਜੱਪਣਾ 

ਇਕ ਜੌਟ ਦੀ _ ਪੁੱਤਰੀ ਧੈਦਾ ਹੋਈ। ਉਹ _ਭਿਖਿਆ ਮੰਗਦੀ ਸਾਡੇ ਕੋਲ ਆਈ। ਉਸ 
ਨੇ ਆਪਣਾ ਨਾਂ ਬਿੰਦੂ _ਰਖਿਆ ਹੋਇਆ _ਸੀ। (ਹੋਰ) _ਦਾਸੀਆਂ ਨਾਲ _ਬਹੁਤ _ਧੋਖਾ _ਕਰਦੀ 
ਸੀ।੧। 

ਉਸ ਨੇ ਮਿੱਟੀ ਦਾ ਡੋਲਾ ਲਿਆ। ਉਸ ਵਿਚ ਸਜ੍ਹੋਂ ਪਾ ਦਿੱਤੀ। (ਉਸ ਵਿਚ) ਲੋਹੇ 
ਦੀਆਂ ਚਾਰ _ਕਿਲਾਂ ਪਾ ਕੇ ਉਸ ਦੇ ਪਿਛਵਾੜੇ ਵਿਚ ਦਬ _ਗਈ।੨। 

ਆਪ ਆ ਕੇ ਰਾਜੇ ਨੂੰ ਦਸਿਆ ਕਿ ਇਕ ਟੂਣਾ ਮੇਰੇ ਹੱਥ ਵਿਚ ਆਇਆ ਹੈ। ਜੇ 
ਤੁਸੀਂ ਕਹੋ ਤਾਂ ਲਿਆ ਕੇ ਵਿਖਾਵਾਂ, ਜੇ (ਮੈਂ ਆਪ ਦੇ) ਮੁਖ ਤੋਂ ਕੁਝ ਆਗਿਆ ਪ੍ਰਾਪਤ 
ਕਰਾਂ।੩। 

ਰਾਜੇ ਨੇ ਕਿਹਾ ਕਿ ਲਿਆ ਕੇ ਵਿਖਾਓ, (ਉਸ ਨੇ ਲਿਆ ਕੇ) ਵਿਖਾ ਦਿੱਤਾ। (ਇਸ 
ਤਰ੍ਹਾਂ ਨਾਲ) ਸਭ ਦੇ ਮਨ ਵਿਚ ਭਰਮ ਪੈਦਾ ਹੋ _ਗਿਆ। ਸਭ ਨੇ ਸਚ ਸਚ _ਕਹਿ ਦਿੱਤਾ ਪਰ 
(ਉਸ ਦਾ) ਭੇਦ ਕਿਸੇ ਨੇ ਨ ਸਮਝਿਆ।੪। 

ਉਸ ਨੇ ਜਿਸ (ਦਾਸੀ) ਉਪਰ ਚੁਗਲੀ ਖਾਈ, ਉਸ ਦਾਸੀ ਨੂੰ ਰਾਜੇ ਨੇ ਪਕੜ ਕੇ 
ਮੰਗਵਾਇਆ। _ਉਸ ਨੂੰ ਕੋੜਿਆਂ ਦੀ ਬਹੁਤ ਮਾਰ ਪਈ, ਪਰ ਉਸ ਨੇ ਮੂੰਹ ਤੋਂ ਸੀ ਤਕ ਨ 
ਕਹੀ।੫। 

ਮਾਰ ਪੈਣ ਤੇ ਵੀ ਉਹ ਬਿਲਕੁਲ ਨ ਮੰਨੀ (ਤਾਂ) ਰਾਜੇ ਨੇ ਸਮਝਿਆ ਕਿ ਇਹ ਇਸਤਰੀ 
ਬਹੁਤ ਹਠ ਵਾਲੀ ਹੈ। ਜਦ (ਰਾਤ ਨੂੰ) ਦਿਨ ਦੀ ਗੱਲ ਹੋਣ ਲਗੀ (ਅਰਥਾਂਤਰ! ਜਦ ਤੱਤੇ ਤਵੇ 
ਉਤੇ ਉਸ ਦੇ ਹੱਥ ਰਖਣ ਦੀ ਗੌਲ ਚਲਣ ਲਗੀ) ਤਾਂ ਅੱਧ ਰਾਤ ਨੂੰ ਉਹ ਭਜ ਗਈ।੬। 

ਰਾਜੇ ਨੇ ਬੰਦੇ ਭੇਜ ਕੇ ਉਸ ਨੂੰ ਪਕੜ ਕੇ ਬੁਲਾਵਾ ਲਿਆ ਅਤੇ ਇਕ ਕੋਠੜੀ ਵਿਚ 
ਬੰਦ _ਕਰਵਾ _ਦਿੱਤਾ। ਉਸ ਨੂੰ ਜ਼ਹਿਰ ਮਿਲਿਆ ਖਾਣਾ _ਖਵਾਇਆ ਅਤੇ ਉਸ ਨੂੰ ਮੌਤ ਦੇ 
ਘਰ ਪਹੁੰਚਾ ਦਿੱਤਾ।੭। 


/ਏਥੋ ਗੀ ਲਾਠਤੁੰਪ/ਖਆਨ ਦੇ ਤੁੰਆ ਯਾਰਤ੍ਹ` ਦੇ ਅੰਹੀੰ ਭੂਪ ਸੰਵਾਦ ਦੇ ੯੫੬ ਲਾਰਤ੍ਹ ਦੀ ਼ਮਪਤੀ 
ਭਾ ਲਭ ਹ/ _੯੫/ %੬੮=/ ਜਲਦਾ/ 


੩੪0 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਮਰਗ _ਜੋਹਡੇ ਕੇ _ਬਿਖੈ ਏਕ _ਪਠਾਨੀ ਨਾਰ। 
ਬੈਰਮ ਖਾਂ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ। ੧। 
ਤਵਨ ਪਠਾਨੀ ਕੋ _ਹੁਤੋ ਨਾਮ _ਗੌਹਰਾ _ਰਾਇ। 
ਜਾਨੁ _ਕਨਕ _ਕੀ _ਪੁਤ੍ਰਿਕਾ ਬਿਧਨਾ ਰਚੀ _ਬਨਾਇ। _੨। 
ਅਰਿ ਬਲੁ ਕੈ ਆਵਤ ਭਏ ਤਾ ਧੈ ਅਤਿ ਦਲ ਜੋਰਿ। 


ਦੈ ਹੈ ਯਾਹਿ ਨਿਕਾਰਿ ਕੈ ਲੈਹੈ ਦੇਸ ਮਰੋਰਿ। ੩। 
ਚੱਪਲਾਂ 

ਦੂਤ ਤਬੈ ਬੈਰਮ ਪਹਿ ਆਯੋ। ਤਾ ਕੋ ਅਧਿਕ ਰੋਸ ਉਪਜਾਯੋ। 

ਬੈਠਿਯੋ ਕਹਾ ਦੈਵ ਕੇ ਖੋਏ। ਤੋ ਪੈ ਕਰੇ ਆਰਬਿਨ ਢੋਏ। ੪। 


ਬੈਰਮ ਅਧਿਕ ਬਚਨ ਸੁਨਿ _ਡਰਿਯੋ। ਆਪੁ ਭਜਨ ਕੋ _ਸਾਮੋ _ਕਰਿਯੋ। 
ਤਦ ਚਲਿ ਤੀਰ ਪਠਾਨੀ ਆਈ। ਤਾ ਸੋ ਕਹਿਯੋ ਸੁ 
ਦੰਹਰਾ 
ਤੋਰ ਪਿਤਾ ਐਸੋ ਹੁਤੋ ਜਾ ਕੋ ਜਗ ਮੈ ਨਾਮ। 
ਤੂ _ਕਾਤਰ ਐਸੋ ਭਯੋ ਛਾਡਿ _ਚਲਿਯੋ ਸੰਗਰਾਮ ੬। 
ਚੱਪਾਣ 
ਅਪਨੀ _ਪਗਿਯਾ ਮੋ ਕਹ __ਦੀਜੈ। ਮੇਰੀ ਪਹਿਰ ਇਜਾਰਹਿ ਲੀਜੈ। 
ਜਬ ਮੈ ਸਸਤ੍ਰ ਤਿਹਾਰੋ ਧਰਿਹੌ। ਟੂਕ ਟੂਕ ਬੈਰਿਨ ਕੇ ਕਰਿਹੌ। ੭। 
ਯੋ ਕਹਿ ਪਤਿਹਿ ਭੋਹਰੇ ਦੀਨੋ। ਤਾ ਕੈ _ਛੀਨਿ ਆਯੂਧਨ ਲੀਨੋ। 
ਸਸਤ੍ਰ _ਬਾਧਿ ਨਰ ਭੇਖ _ਬਨਾਯੋ। _ਪਹਿਰਿ ਕਵਚ ਦੁੰਦਭੀ ਬਜਾਯੋ। _੮। 


ਦੰਹਾਰਾ 
ਸੈਨ ਸਕਲ ਲੈ ਕੈ ਚੜੀ _ਸੂਰਨ ਸਕਲ _ਜਤਾਇ। 
ਬੈਰਮ ਖਾਂ ਮੁਹਿ ਭ੍ਰਿਤ ਕੌ ਬੀਰਾ ਦਯੋ ਬੁਲਾਇ। ੯। 


ਚੱਪਣਾ 
ਸੈਨਾ ਸਕਲ ਸੰਗ _ਲੈ _ਧਾਈ। _ਬਾਧੇ ਗੋਲ ਸਾਮੁਹੇ ਆਈ। 
ਬੈਰਮ ਖਾਂ ਇਕ ਭ੍ਰਿਤ ਪਠਾਯੋ। ਮੋ ਕਹ _ਜੀਤਿ ਤਬ ਆਗੇ ਜਾਯੋ। _੧0। 
ਯੌ ਸੁਨਿ ਸੂਰ ਸਕਲ ਰਿਸ ਭਰੇ। ਭਾਤਿ ਭਾਤਿ ਕੈ ਆਯੁਧੁ ਧਰੇ। 
ਤਾ ਕੋ ਘੇਰਿ ਦਸੋ ਦਿਸਿ ਆਏ। ਤਾਨਿ ਕਮਾਨਨ _ਬਾਨ _ਚਲਾਏ। _੧੧। 


ਚਰਿਤ੍ਰ ਪਾਖਿਆਨ ੩੪੧ 


ਦੰਹਰਾ 


ਮਰਗ _ਜੌਹੜੇ ਵਿਚ ਇਕ _ਪਠਾਣ ਇਸਤਰੀ ਸੀ। ਉਸ ਦਾ ਬੈਰਮ ਖਾਂ ਪਤੀ ਸੀ ਜੋ 
ਬਹੁਤ ਸ਼ੁਭ _ਕੰਮ _ਕਰਦਾ _ਸੀ।੧। ਉਸ _ਪਠਾਣੀ ਦਾ ਨਾਂ ਗੌਹਰਾ ਰਾਇ ਸੀ। (ਉਹ) ਮਾਨੋ 
ਵਿਧਾਤਾ ਨੇ ਸੋਨੇ ਦੀ ਪੁਤਲੀ ਵਰਗੀ ਬਣਾਈ ਹੋਂਵੇ।੨। ਉਸ ਉਤੇ ਵੈਰੀ ਬਹੁਤ ਸੈਨਾ ਜੋੜ 
ਕੇ ਬਲ ਪੂਰਵਕ ਚੜ੍ਹ _ਆਇਆ। _(ਇਸ ਮਨੋਰਥ ਨਾਲ ਕਿ) ਉਸ ਨੂੰ ਉਥੋਂ ਕਢ ਦੇਈਏ 
ਅਤੇ ਦੇਸ਼ ਖੋਹ ਲਈਏ।੩। 


ਚੱਪਾਣ 

ਤਦ ਦੂਤ ਬੈਰਮ ਖਾਂ ਕੋਲ ਆਇਆ ਅਤੇ ਉਸ ਨੂੰ ਬਹੁਤ ਕ੍ਰੋਧਵਾਨ ਕੀਤਾ। (ਦੂਤ ਨੇ 
ਕਿਹਾ--) ਹੇ ਰਬ ਦੇ ਮਾਰਿਓ! ਕਿਵੇਂ ਬੈਠੇ ਹੋ। ਤੁਹਾਡੇ ਉਤੇ ਅਰਬ ਦੇਸ ਵਾਲਿਆਂ ਨੇ ਹਮਲਾ 
ਕੀਤਾ ਹੈ।੪। 

ਬੈਰਮ ਖਾਂ ਇਹ ਗੌਲ ਸੁਣ ਕੇ ਬਹੁਤ ਡਰ ਗਿਆ ਅਤੇ ਆਪ ਦੌੜਨ ਦੀ ਵਿਉਂਤ 
ਬਣਾਈ। _ਤਦ _ਪਠਾਣੀ ਉਸ ਕੋਲ ਚਲ ਕੇ ਆਈ। ਜੋ ਉਸ ਨੇ ਆ ਕੇ ਕਿਹਾ, ਉਹ ਮੈਂ 
ਸੁਣਾਉਣਾ ਚਾਹੁੰਦਾ ਹਾਂ।੫। 
ਦੰਹਰ” 

ਤੇਰੇ ਪਿਤਾ ਅਜਿਹੇ ਸਨ ਕਿ ਜਿੰਨਾ ਦਾ ਜਗਤ ਵਿਚ ਨਾਂ _ਸੀ। ਤੂੰ ਅਜਿਹਾ ਡਰਪੋਕ 
ਹੈਂ ਕਿ ਜੰਗ ਨੂੰ ਛਡ ਕੇ ਭਜ ਚਲਿਆ ਹੈਂ।੬। 
ਚੱਪਾਣ 

(ਤੁਸੀਂ) ਆਪਣੀ ਪੱਗ ਮੈਨੂੰ ਦੇ ਦਿਓ ਅਤੇ ਮੇਰੀ ਸਲਵਾਰ ਪਾ _ਲਵੋ। ਜਦ ਮੈਂ ਤੁਹਾਡੇ 
ਸ਼ਸਤਰ _ਧਾਰਨ _ਕਰਾਂਗੀ ਤਾਂ ਵੈਰੀਆਂ ਦੇ ਟੋਟੇ ਟੋਟੇ ਕਰ _ਦਿਆਂਗੀ।੭। 

ਇਸ ਤਰ੍ਹਾਂ ਕਹਿ ਕੇ ਪਤੀ ਨੂੰ ਭੋਰੇ ਵਿਚ ਪਾ ਦਿੱਤਾ ਅਤੇ ਉਸ ਦੇ ਸਾਰੇ ਹਥਿਆਰ 
ਖੋਹ ਲਏ। _(ਉਸ ਪਠਾਣੀ ਨੇ) ਸ਼ਸਤੁ ਬੰਨ੍ਹ ਕੇ ਪੁਰਸ਼ ਦਾ ਭੇਸ ਬਣਾਇਆ ਅਤੇ ਕਵਚ ਪਾ 
ਕੇ ਨਗਾਰਾ ਵਜਾਇਆ।੮। 
ਦੰਹਰਾ” 

ਸਾਰੀ ਸੈਨਾ ਲੈ ਕੇ (ਪਠਾਣੀ) ਚੜ੍ਹ _ਪਈ ਅਤੇ ਸੂਰਮਿਆਂ ਨੂੰ ਦਸਿਆ ਕਿ ਬੈਰਮ ਖਾਂ 
ਨੇ ਮੈਨੂੰ ਦਾਸੀ ਨੂੰ ਬੁਲਾ ਕੇ (ਇਸ ਜੰਗ ਨੂੰ ਲੜਨ ਦਾ) ਬੀੜਾ ਦਿੱਤਾ ਹੈ।੯। 
ਚੱਪਾਣ 

(ਉਹ) ਸਾਰੀ ਸੈਨਾ ਨੂੰ ਨਾਲ ਲੈ ਕੇ ਚੜ੍ਹ ਪਈ ਅਤੇ ਗੋਲ ਘੇਰਾ (ਵਿਯੂਹ) ਬਣਾ 
ਸਾਹਮਣੇ ਆਈ। _(ਅਤੇ ਵੈਰੀ ਦਲ ਨੂੰ ਕਹਿਣ ਲਗੀ ਕਿ) ਬੈਰਮ ਖਾਂ ਨੇ ਇਕ ਦਾਸ 
(ਜੰਗ ਕਰਨ ਲਈ) ਭੇਜਿਆ ਹੈ। ਮੈਨੂੰ ਜਿਤ ਕੇ ਹੀ ਅਗੇ ਜਾ ਸਕਦੇ ਹੋ।੧0। 

ਇਹ ਗੱਲ ਸੁਣ ਕੇ ਸਾਰੇ ਸੂਰਮੇ ਗੁੱਸੇ ਨਾਲ ਭਰ ਗਏ ਅਤੇ ਭਾਂਤ ਭਾਂਤ ਦੇ ਹਥਿਆਰ 
ਧਾਰਨ ਕਰ _ਲਏ। ਉਸ ਨੂੰ ਦਸਾਂ ਦਿਸ਼ਾਵਾਂ (ਭਾਵ ਸਭ ਪਾਸਿਓਂ) ਘੇਰ ਲਿਆ ਅਤੇ _ਕਮਾਣਾਂ 


ਖਿਚ ਕੇ _ਬਾਣ _ਚਲਾਏ।੧੧। 


020੨ % 


੩੪੨ ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਧਰਿ ਸਿਪਰ ਲੈ ਗੁਰਜ ਗੁਫਨ ਲੈ ਹਾਥ। 
ਗੇ ਜੋਧਾ ਧਰਨਿ _ਬਿਧੈ ਬਰਛਿਯਨ _ਸਾਥ। _੧੨। 
ਭਾਜੰਨਾ ਛੰਦ 
ਲਏ ਹਾਥ ਸੈਥੀ ਅਰਬ _ਖਰਬ _ਧਾਏ। ਬੈਧੇ ਗੋਲ ਹਾਠੇ ਹਠੀ ਖੇਤ ਆਏ। 
ਮਹਾ ਕੋਪ ਕੈ ਬਾਲ ਕੇ ਤੀਰ ਢੂਕੇ। ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ। ੧੩। 


ਸ਼ਵੰਯਾ 
ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ। 
ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੋ ਦਿਸਿ ਕੂਕੇ। 
ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ। 
ਲੋਹ ਲੁਹਾਰ _ਗੜੈ ਜਨੁ _ਜਾਰਿ ਉਠੈ ਇਕ _ਬਾਰਿ ਤ੍ਰਿਨਾਰਿ ਭਭੂਕੇ। _੧੪। 


ਭਾਲੰਨਾ ਛੰਦ 
ਗੁਰਿਏ ਖੇਲ ਮਹਮੰਦਿਲੇ ਜਾਕ _ਧਾਏ। _ਦਓਜਈ _ਅਫਰੀਦੀਏ _ਕੋਪਿ ਆਏ। 
ਹਠੇ ਸੂਰ ਲੋਦੀ ਮਹਾ ਕੋਪ ਕੈ _ਕੈ। ਪਰੇ ਆਨਿ ਕੈ ਬਾਢਵਾਰੀਨ ਲੈ ਕੈ। ੧੫। 


ਪਰੀ _ਬਾਢਵਰੀਨ ਕੀ ਮਾਰਿ _ਭਾਰੀ। ਗਏ _ਜੂਝਿ ਜੋਧਾ _ਬਡੇਈ _ਹੰਕਾਰੀ। 
ਮਹਾ ਮਾਰਿ ਬਾਨਨ ਕੀ _ਗਾੜ _ਐਸੀ। _ਮਨੌ _ਕੁਆਰ ਕੇ ਮੇਘ ਕੀ _ਬ੍ਰਿਸਟਿ ਜੈਸੀ। ੧੬। 


ਪਰੇ _ਆਨਿ ਜੋਧਾ ਚਹੂੰ ਓਰ ਭਾਰੇ। _ਮਹਾ ਮਾਰ ਹੀ ਮਾਰਿ ਐਸੇ ਪੁਕਾਰੇ। 
ਹਟੇ ਨਾਹਿ ਛਤ੍ਰੀ ਛਕੇ ਛੋਭ ਐਸੇ। ਮਨੋ ਸਾਚ ਸ੍ਰੀ _ਕਾਲ ਕੀ _ਜ੍ਹਾਲ ਜੈਸੇ। ੧੭। 


ਧਏ ਅਰਬ _ਆਛੇ ਮਹਾ ਸੂਰ _ਭਾਰੀ। ਕਰੈ _ਤੀਨਹੂੰ ਲੋਕ ਜਿਨ ਕੌ ਜੁਹਾਰੀ। 
ਲਏ ਹਾਥ _ਤਿਰਸੂਲ ਐਸੋ ਭ੍ਰਮਾਵੈ। ਮਨੋ ਮੇਘ ਮੈ _ਦਾਮਨੀ ਦਮਕਿ _ਜਾਵੈ। _੧੮। 


ਚੱਪਲਾਂ 
ਧਾਏ ਬੀਰ _ਜੋਰਿ ਦਲ ਭਾਰੀ। _ਬਾਨਾ ਬਧੇ ਬਡੇ _ਹੰਕਾਰੀ। 
ਤਾਨ _ਧਨਹਿਯਨ _ਬਾਨ _ਚਲਾਵੈ। _ਬਾਧੇ _ਗੋਲ _ਸਾਮੁਹੇ ਆਵੈ। _੧੯। 


ਜਬ _ਅਬਲਾ ਵਹ ਨੈਨ ਨਿਹਾਰੇ। _ਭਾਤਿ _ਭਾਤਿ ਕੇ ਸਸਤ੍ਰ ਪੁਹਾਰੇ। 
ਮੂੰਡ ਜੰਘ ਬਾਹਨ ਬਿਨੁ ਕੀਨੇ। ਪਠੈ ਧਾਮ ਜਮ ਕੇ ਸੋ _ਦੀਨੇ। ੨0। 


ਚਰਿਤ੍ਰ ਪਾਖਿਆਨ ੩੪੩ 


ਦੰਹਰਾ 

ਤਲਵਾਰ, ਫਾਸ, ਢਾਲ, _ਗੁਰਜ, _ਗੋਫਨਾ ਆਦਿ ਹੱਥ ਵਿਚ ਧਾਰਨ ਕਰ _ਲਏ। ਜੋਧੇ 
ਬਰਛੀਆਂ ਨਾਲ ਵਿੰਨ੍ਹੇ ਹੋਏ ਧਰਤੀ ਉਤੇ _ਡਿਗ-ਡਿਗ _ਪਏ।੧੨। 
ਭਾਲੰਨਾ ਛੰਦ 

ਹੱਥ ਵਿਚ ਸੈਹਥੀਆਂ ਲੈ ਕੇ ਅਰਬਾਂ ਖਰਬਾਂ ਸੂਰਮੇ ਚੜ੍ਹ ਆਏ ਅਤੇ _ਹਠੀ ਸੂਰਮੇ ਗੋਲ 
ਘੇਰਾ ਬੰਨ੍ਹ ਕੇ _ਯੁੱਧ-ਭੂਮੀ ਵਿਚ ਆ _ਗਏ। _ਉਹ ਬਹੁਤ ਅਧਿਕ ਕ੍ਰੋਧ ਕਰ ਕੇ ਇਸਤਰੀ ਦੇ 
ਕੋਲ ਢੁਕੇ ਅਤੇ ਦੋਹਾਂ ਪਾਸਿਆਂ ਤੋ 'ਮਾਰੋ-ਮਾਰੋ” ਦੀਆਂ ਆਵਾਜ਼ਾਂ ਆਉਣ _ਲਗੀਆਂ।੧੩। 
ਨਵੀਸਾ 

ਝੰਡਿਆਂ ਦੇ _ਫਰਰਿਆਂ ਨੂੰ ਝੁਲਾ ਕੇ ਸੂਰਮੇ ਢੋਲਾਂ ਉਤੇ _ਡਗੇ ਮਾਰ ਕੇ _ਢੁਕੇ _ਹਨ। 

| 


ਪਕੜ ਕੇ 
ਅਣਗਿਣਤ ਪ੍ਰਹਾਰ ਹੋਏ _ਹਨ ਅਤੇ _ਸੋਨੇ _(ਵਰਗੇ ਸੂਰਮਿਆਂ ਦੇ ਸ਼ਰੀਰ) ਚਿੰਗਾਰੇ ਬਣ ਕੇ 
ਪ੍ਰਤੀਤ ਹੁੰਦਾ ਸੀ) ਮਾਨੋ ਲੋਹਾਰ ਦੁਆਰਾ ਲੋਹੇ ਨੂੰ ਸਾੜ ਕੇ (ਲਾਲ 

ਕਰ ਕੇ) ਕੁਟਣ ਵੇਲੇ ਇਕੋ _ਵਾਰ ਅੱਗ _('ਤ੍ਰਿਨਾਰ! ਤ੍ਰਿਨ-ਅਰਿ) ਵਿਚੋਂ _ਚਿਣਗਾਂ _ਉਠੀਆਂ 
ਹੌਣ।੧੪। 
ਭਾਲੰਨਾ ਛੰਦ 

ਗੁਰਿਏ, ਖੇਲ, _ਮਹਮੰਦਿਲੇ, _ਦਓਜਈ, _ਅਫਰੀਦੀਏ (ਆਦਿ ਜਾਤਾਂ _ਦੇ ਸੂਰਮੇ) ਕ੍ਰੋਧਵਾਨ 
ਹੋ ਕੇ ਆ ਗਏ ਹਨ। ਹਠੀ ਲੋਦੀ ਸੂਰਮੇ ਬਹੁਤ ਕ੍ਰੋਧ ਕਰ ਕੇ ਤਲਵਾਰਾਂ ਲੈ ਕੇ ਟੁਟ ਕੇ ਆ 
ਪਏ _ਹਨ।੧੫। 
ਚੱਪਾਣ 

ਤਲਵਾਰਾਂ ਦੀ ਭਾਰੀ ਮਾਰ ਪਈ ਹੈ। ਵੌਡੇ ਵੱਡੇ ਹੰਕਾਰੀ ਜੋਧੇ ਮਾਰੇ ਗਏ _ਹਨ। _ਬਾਣਾਂ 
ਦੀ ਅਜਿਹੀ ਤਕੜੀ ਮਾਰ ਪਈ, ਮਾਨੋ ਅਸੂ ਦੇ ਮਹੀਨੇ ਵਰਗੀ ਬਰਖਾ ਹੋ ਰਹੀ _ਹੋਵੇ।੧੬। 

ਚੌਹਾਂ ਪਾਸਿਆਂ ਤੋਂ ਬਹੁਤ ਅਧਿਕ ਯੋਧੇ ਆ ਪਏ _ਹਨ। 'ਮਾਰੋ-ਮਾਰੋ” ਇਸ ਤਰ੍ਹਾਂ (ਕਹਿ 
ਕੇ ਬਹੁਤ) ਰੌਲਾ ਪਾ ਰਹੇ _ਹਨ। ਛਤ੍ਰੀ ਯੁੱਧ ਵਿਚੋਂ ਹਟਦੇ ਨਹੀਂ ਹਨ, ਉਨ੍ਹਾਂ ਨੂੰ ਅਜਿਹਾ ਜੋਸ਼ 
ਚੜ੍ਹਿਆ ਹੋਇਆ ਹੈ। ਮਾਨੋ ਸਚੀ _ਮੁਚੀ _(ਪਰਲੋ) _ਕਾਲ _ਦੀ ਜਵਾਲਾ _ਹੋਵੇ।੧੭। 

ਅਰਬ ਦੇਸ ਦੇ ਚੈਗੇ ਅਤੇ ਮਹਾਨ ਸੂਰਮੇ ਤੁਰ ਪਏ ਹਨ ਜਿਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ 
ਕਰਦੇ _ਹਨ। ਉਹ ਹੱਥ ਵਿਚ ਤ੍ਰਿਸ਼ੂਲ ਲੈ ਕੇ ਇਸ ਤਰ੍ਹਾਂ _ਘੁੰਮਾਉਂਦੇ ਹਨ, ਮਾਨੋ ਬਦਲਾਂ ਵਿਚ 
ਬਿਜਲੀ ਚਮਕ _ਜਾਂਦੀ ਹੋਵੇ।੧੮। 
ਚੱਪਲਾਂ 

ਵੱਡਾ ਦਲ ਬਣਾ ਕੇ ਸੂਰਮੇ ਧਾ ਕੇ ਪੈ ਗਏ ਹਨ ਅਤੇ ਵੱਡੇ ਹੰਕਾਰੀ (ਸੂਰਮਿਆਂ) 
ਬਾਣਾਂ ਨਾਲ ਵਿੰਨ੍ਹ ਦਿੱਤਾ ਹੈ। ਧਨੁਸ਼ਾਂ ਨੂੰ ਖਿਚ ਕੇ ਬਾਣ ਚਲਾਉਂਦੇ ਹਨ, ਗੋਲ ਘੇਰਾ ਬੰਨ੍ਹ 
ਸਾਹਮਣੇ ਆਉਦੇ _ਹਨ।੧੯। 

ਜਦ _ਪਠਾਣੀ ਉਨ੍ਹਾਂ `ਨੂੰ ਅੱਖਾਂ ਨਾਲ ਵੇਖਦੀ (ਤਾਂ) ਭਾਂਤ ਭਾਂਤ ਦੇ ਸ਼ 
ਕਰਦੀ। _(ਉਹ) ਉਨ੍ਹਾਂ ਨੂੰ ਟੰਗਾਂ, ਬਾਂਹਵਾਂ ਅਤੇ _ਸਿਰ ਤੋਂ ਬਿਨਾ ਕਰ ਕੇ _ਜਮਲੋਕ _ਭੇਜ 
ਦਿੰਦੀ।੨0। 


€੭ ॥੨੧੨ 


੩੪੪ ਸੀ _ਦਸਮ-ਗੁੰਥ _ਸਾਹਿਬ 


ਜੂਝਿ ਅਨੇਕ ਸੁਭਟ ਰਨ ਗਏ। ਹੈ ਗੈ ਰਥੀ ਬਿਨਾ ਅਸਿ ਭਏ। 
ਜੂਝੈ ਬੀਰ ਖੇਤ ਭਟ _ਭਾਰੀ। ਨਾਚੇ ਸੂਰ ਬੀਰ ਹੰਕਾਰੀ। ੨੧। 


ਦੰਹਾਰਾ 
ਸੂਰਮਾ ਪਰੇ _ਧਰਨਿ ਧੈ ਆਇ। 


ਬ੍ਰਿਣਨ ਕੇ 
ਪਰੇ ਉਠਿ ਪੁਨਿ ਲਰੇ ਅਧਿਕ ਹਿਿਦੈ ਕਰਿ ਚਾਇ। ੨੨। 


ਲਗੇ 
ਗਿਰ 
ਭਾਲੰਨਾ ਛੰਦ 
ਕਿਤੇ ਗੋਫਨੈ _ਗੁਰਜ ਗੋਲੇ ਉਭਾਰੈ। ਕਿਤੇ ਚੰਦੂ _ਤ੍ਰਿਸੂਲ ਸੈਥੀ ਸੰਭਾਰੈ। 
ਕਿਤੇ ਪਰਘ ਫਾਸੀ ਲਏ ਹਾਥ ਡੋਲੈ। ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ। ੨੩। 


ਦੰਹਰਾ 
ਅਤਿ ਚਿਤ ਕੋਪ _ਬਢਾਇ ਕੈ _ਸੂਰਨ ਸਕਲਨ _ਘਾਇ। 
ਜਹਾ _ਬਾਲਿ _ਠਾਢੀ ਹੁਤੀ ਤਹਾ ਪਰਤ ਭੇ ਆਇ। ੨੪। 


ਚੱਪਣਾ 
ਕਿਚਪਚਾਇ ਜੋਧਾ _ਸਮੁਹਾਵੈ। ਚਟਪਟ _ਸੁਭਟ _ਬਿਕਟ ਕਟਿ _ਜਾਵੈ। 
ਜੂਝਿ ਪ੍ਰਾਨ ਸਨਮੁਖ ਜੇ _ਦੇਹੀ। _ਡਾਰਿ _ਬਿਵਾਨ _ਬਰੰਗਨਿ ਲੇਹੀ। _੨੫। 


ਦੰਹਰਾ 
ਜੇ ਭਟ ਆਨਿ ਅਪਛਰਨਿ ਲਏ _ਬਿਵਾਨ _ਚੜਾਇ। 
ਤਿਨਿ ਪ੍ਰਤਿ ਔਰ ਨਿਹਾਰਿ ਕੈ ਲਰਤੁ ਸੂਰ _ਸਮੁਹਾਇ। ੨੬। 
ਭਾਲੰਨਾ ਛੰਦ 
ਚਹੂੰ _ਓਰ ਤੇ _ਚਾਵਡੈ _ਚੀਤਕਾਰੀ। ਰਹੇ _ਗਿਧ ਆਕਾਸ _ਮੰਡਰਾਇ _ਭਾਰੀ। 
ਲਗੇ ਘਾਇ ਜੋਧਾ ਗਿਰੇ ਭੂਮਿ ਭਾਰੇ। ਐਸੀ _ਭਾਤਿ ਝੂਮੇ ਮਨੋ _ਮਤਵਾਰੇ। ੨੭। 


ਪਰੀ _ਬਾਨ _ਗੋਲਾਨ _ਕੀ _ਭੀਰ _ਭਾਰੀ। ਬਹੈ ਤੀਰ _ਤਰਵਾਰਿ ਕਾਤੀ ਕਟਾਰੀ। 
ਹਨੈ _ਐਠਿਯਾਰੇ ਮਹਾਬੀਰ _ਧਾਏ। ਬਧੇ ਗੋਲ ਗਾੜੇ ਚਲੇ ਖੇਤ ਆਏ। _੨੮। 


ਗੁਰਿਯਾ _ਖੇਲ _ਮਹਮੰਦਿ _ਲੇਜਾਕ ਮਾਰੇ। _ਦਓਜਈ _ਅਫਰੀਤਿ _ਲੋਦੀ ਸੰਘਾਰੇ। 
ਬਲੀ ਸੂਰ ਨ੍ਯਾਜੀ ਐਸੀ ਭਾਤਿ ਕੂਟੇ। ਚਲੇ _ਭਾਜ ਜੋਧਾ ਸਭੈ ਸੀਸ ਫੂਟੇ। ੨੯। 
ਸਾਵੰਯਾ 
ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ। 
ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ। 


ਚਰਿਤ੍ਰ ਪਾਖਿਆਨ ੩੪੫ 


ਅਨੇਕਾਂ ਸੂਰਮੇ ਯੁੱਧ-ਭੂਮੀ ਵਿਚ ਜੂਝ ਮਰੇ ਅਤੇ ਹਾਥੀਆਂ, ਘੋੜਿਆਂ, ਰਥਾਂ ਅਤੇ ਤਲਵਾਰਾਂ 
ਤੋਂ ਬਿਨਾ ਹੋ ਗਏ। ਵੱਡੇ ਸੂਰਮੇ ਯੁੱਧ-ਖੇਤਰ _ਵਿਚ _ਜੂਝ _ਗਏ ਅਤੇ ਹੰਕਾਰੀ ਸੂਰਮੇ _ਨੌਚਣ 
ਲਗੇ।੨੧। 
ਦੰਹਰਾ 

ਜ਼ਖ਼ਮ _ਦੇ ਲਗਣ _ਕਰ ਕੇ ਸੂਰਮੇ _ਧਰਤੀ ਉਤੇ ਆਣ _ਡਿਗੇ। ਡਿਗ ਕੇ ਫਿਰ ਉਠੇ 
ਅਤੇ _ਹਿਰਦੇ ਵਿਚ ਉਤਸਾਹ ਭਰ ਕੇ ਲੜਨ _ਲਗੇ।੨੨। 
ਭਾਲੰਨਾ ਛੰਦ 

ਕਿਧਰੇ _ਗੋਫਨੇ, _ਗੁਰਜ _ਅਤੇ ਗੋਲੇ _ਉਭਾਰਦੇ ਹਨ ਅਤੇ ਕਿਧਰੇ ਚੰਦੂ _ਮੁਖੀ ਵਾਲੇ 
ਤੀਰ, ਤ੍ਰਿਸ਼ੂਲ ਅਤੇ _ਸੈਹੱਥੀਆਂ _ਸੰਭਾਲਦੇ _ਹਨ। _ਕਿਧਰੇ _ਪਰਘ, _ਫਾਸ _(ਆਦਿ ਸ਼ਸਤੁ) ਹੱਥਾਂ 
ਵਿਚ ਲਈ ਫਿਰਦੇ ਹਨ ਅਤੇ ਕਿਧਰੇ _ਸੂਰਮੇ _'ਮਾਰੋ-ਮਾਰੋ” ਪੁਕਾਰਦੇ _ਹਨ।੨੩। 
ਦੰਹਰਾ 

(ਆਪਣੇ) ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਸਾਰਿਆਂ ਸੂਰਮਿਆਂ ਨੂੰ ਮਾਰ ਕੇ ਉਥੇ 
ਪਰਤ ਆਏ _ਹਨ ਜਿਥੇ _ਪਠਾਣੀ _ਖੜੋਤੀ _ਸੀ।੨੪। 
ਚੱਪਣਾ 

ਕਚੀਚੀਆਂ _ਵਟ ਕੇ ਯੋਧੇ _ਸਾਹਮਣੇ ਆਉਂਦੇ ਹਨ ਅਤੇ _ਝਟਪਟ _ਕਠੋਰ ਸੂਰਮੇ ਕਟੇ 
ਜਾਂਦੇ ਹਨ। ਜੋ ਸਨਮੁਖ ਹੋਕੇ ਪ੍ਰਾਣ ਛਡਦੇ ਹਨ, (ਉਨ੍ਹਾਂ ਨੂੰ) ਅਪੌਂਛਰਾਵਾਂ ਬਿਮਾਨਾਂ ਵਿਚ ਪਾ 
ਲੈੱਦੀਆਂ _ਹਨ।੨੫। 
ਦੰਹਰਾ 

ਜਿਨ੍ਹਾਂ ਸੂਰਮਿਆਂ ਨੂੰ ਅਪੌਂਛਰਾਵਾਂ ਨੇ ਬਿਮਾਨਾਂ ਉਤੇ ਚੜ੍ਹਾ ਲਿਆ ਹੈ, ਉਨ੍ਹਾਂ ਨੂੰ ਵੇਖ ਕੇ 
ਹੋਰ ਸੂਰਮੇ _ਸਨਮੁਖ ਹੋ ਕੇ ਲੜਦੇ _ਹਨ।੨੬। 
ਭੁਸ਼ੱਗਾ ਛੰਦ 

ਚੌਹਾਂ ਪਾਸਿਆਂ ਤੋ ਇਲਾਂ ਚੀਕਾਂ ਮਾਰਦੀਆਂ _ਹਨ। ਆਕਾਸ਼ ਵਿਚ _ਵੱਡੀਆਂ _ਗਿਧਾਂ 
ਮੰਡਰਾ ਰਹੀਆਂ _ਹਨ। ਵੌਡੇ ਯੋਧੇ ਘਾਓ ਲਗਣ ਤੇ ਭੂਮੀ ਉਤੇ _ਡਿਗੇ ਪਏ _ਹਨ। ਇਸ ਤਰ੍ਹਾਂ 
ਝੂਮਦੇ ਹਨ, _ਮਾਨੋ ਬਹੁਤ _ਹੀ ਮਸਤੀ _ਵਿਚ _ਹੋਣ।੨੭। 

ਗੋਲਿਆਂ ਅਤੇ _ਬਾਣਾਂ ਦੀ ਭਾਰੀ (ਬਰਖਾ) ਹੋ__ਰਹੀ ਹੈ। ਤਲਵਾਰਾਂ, ਛੁਰੀਆਂ, ਕਟਾਰਾਂ 
ਅਤੇ _ਤੀਰ ਚਲ ਰਹੇ _ਹਨ। ਵੱਡੇ _ਹਠੀ ਅਤੇ ਹੈਂਕੜਬਾਜ਼ ਸੂਰਮੇ ਪੈ ਗਏ _ਹਨ। ਗੋਲ ਪਰ੍ਹੇ 
ਬਣਾ ਕੇ _ਯੁੱਧ-ਭੂਮੀ ਵਿਚ ਆ ਗਏ _ਹਨ।੨੮। 

ਗੁਰਿਯਾ ਖੇਲ _(ਗੁਰੇਖੇਲ), _ਮਹਮੰਦਿ, ਲੇਜਾਕ, ਦਓਜਈ, _ਅਫਰੀਦੀ ਅਤੇ _ਲੋਦੀ ਜਾਤਾਂ 
ਵਾਲੇ ਮਾਰੇ ਗਏ _ਹਨ। _ਬਲਵਾਨ _ਨਿਆਜ਼ੀ ਸੂਰਮੇ ਇਸ ਤਰ੍ਹਾਂ ਕੁਟੇ ਗਏ _ਹਨ। (ਜਿਨ੍ਹਾਂ ਦੇ) 
ਸਿਰ ਪਾਟ _ਗਏ ਹਨ, _ਉਹ _ਸਭ ਸੂਰਮੇ _ਭਜ _ਚਲੇ _ਹਨ।੨੯। 


੭ਾਵੰਯਾ 

ਜਦੋਂ ਸੂਰਮੇ ਕਟ ਕੇ ਜਲਦੀ ਨਾਲ ਚਲੇ _ਗਏ ਤਾਂ ਪਠਾਣੀ ਹਥਿਆਰ _ਸੰਭਾਲ ਕੇ 
ਬਹੁਤ ਗੁੱਸੇ ਵਿਚ ਆ ਗਈ। (ਉਸ ਨੇ) ਇਕੋ ਵਾਰ _ਪਟਿਸ, ਲੋਹ-ਹਥੀਆਂ ਅਤੇ _ਪਰਸੇ 
ਵੈਰੀਆਂ ਦੇ ਸ਼ਰੀਰ ਉਤੇ ਮਾਰੇ। ਇਕ ਲੜਦੇ ਹਨ, ਇਕ ਹਾਰ ਕੇ ਟਲ ਜਾਂਦੇ ਹਨ, ਇਕ ਵੇਖ 


ਸੀ _ਦਸਮ-ਗੁੰਥ _ਸਾਹਿਬ 


ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ। 
ਬੀਰ _ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ _ਤੋਰਿ ਸੁ ਆਨਨ ਡਾਰੇ। ੩0। 


ਚੱਪਾਣ 
ਕੋਪੇ ਅਰਿ ਬਿਲੋਕਿ ਤਬ _ਭਾਰੇ। ਦੁੰਦਭ ਚਲੇ ਬਜਾਇ ਨਗਾਰੇ। 
ਟੂਟੇ ਚਹੂੰ ਓਰ ਰਿਸਿ ਕੈ ਕੈ। _ਭਾਤਿ ਭਾਤਿ ਕੇ ਆਯੁਧੁ ਲੈ ਕੈ। ੩੧। 


ਦੰਹਰਾ 
ਬਜੂਬਾਨ _ਬਿਛੂਆ _ਬ਼ਿਸਿਖ _ਬਰਸਿਯੋ _ਸਾਰ _ਅਪਾਰ। 
ਊਚ ਨੀਚ _ਕਾਯਰ _ਸੁਭਟ ਸਭ ਕੀਨੇ ਇਕ _ਸਾਰ। ੩੨। 
ਦੱਪਲ? 
ਐਸੀ _ਭਾਤਿ ਖੇਤ ਜਬ _ਪਰਿਯੋ। ਅਰਬ _ਰਾਇ ਕੁਪਿ ਬਚਨ ਉਚਰਿਯੋ। 
ਯਾ ਕੋ ਜਿਯਤ ਜਾਨ ਨਹੀ ਦੀਜੈ। ਘੇਰਿ ਦਸੋ ਦਿਸਿ ਤੇ ਬਧੁ _ਕੀਜੈ। ੩੩। 
ਅਰਬ ਰਾਇ ਕੁਪਿ ਬਚਨ _ਉਚਾਰੇ। ਕੋਪੇ ਸੂਰਬੀਰ ਐਨਠ੍ਯਾਰੇ। 
ਤਾਨਿ _ਕਮਾਨਨ ਬਾਨ _ਚਲਾਏ। _ਬੇਧਿ _ਬਾਲ ਕੋ ਪਾਰ ਪਰਾਏ। _੩੪। 


< 


ਦਾਹਾਣਾ 


ਬੇਧਿ ਬਾਨ ਜਬ _ਤਨ ਗਏ ਤਬ ਤ੍ਰਿਯ ਕੋਪ ਬਢਾਇ। 
ਅਮਿਤ ਜੁਧ ਤਿਹ ਠਾ ਕਿਯੋ _ਸੋ_ਮੈ ਕਹਤ ਬਨਾਇ। ੩੫। 


ਚੱਪਾਣ 
ਲਗੇ ਦੇਹ ਤੇ ਬਾਨ ਨਿਕਾਰੇ। _ਤਨ ਪੁਨਿ ਵਹੈ ਬੈਰਿਯਨ ਮਾਰੇ। 
ਜਿਨ ਕੀ ਦੇਹ ਘਾਵ ਦਿੜ _ਲਾਗੇ। ਤੁਰਤ _ਬਰੰਗਨਿਨ ਸੋ _ਅਨੁਰਾਗੇ। ੩੬। 


ਐਸੀ ਭਾਤਿ ਬੀਰ ਬਹੁ _ਮਾਰੇ। ਬਾਜੀ ਕਰੀ ਰਥੀ _ਹਨਿ ਡਾਰੇ। 
ਤੁਮਲ ਜੁਧ ਤਿਹ ਠਾ ਅਤਿ ਮਚਿਯੋ। ਏਕ ਸੂਰ _ਜੀਯਤ ਨਹ _ਬਚਿਯੋ। _੩੭। 


ਅਰਬ _ਰਾਇ ਆਪਨ _ਤਬ ਧਾਯੋ। ਆਨਿ ਬਾਲ ਸੋ ਜੂਝ _ਮਚਾਯੋ। 

ਚਤੁਰ ਬਾਨ ਤਬ ਤ੍ਰਿਯਾ ਪੁਹਾਰੇ। ਚਾਰੋ ਅਸੂ ਮਾਰ ਹੀ_ਡਾਰੇ। ੩੮। 
ਪੁਨਿ ਰਥ _ਕਾਟਿ ਸਾਰਥੀ ਮਾਰਿਯੋ। ਅਰਬ ਰਾਇ ਕੋ ਬਾਨ ਪ੍ਰਹਾਰਿਯੋ। 
ਮੋਹਿਤ ਕੈ ਤਾ ਕੋ ਗਹਿ ਲੀਨੋ। _ਦੁੰਦਭਿ ਤਬੈ ਜੀਤਿ ਕੌ ਦੀਨੋ। ੩੯। 


ਤਾ ਕੋ ਬਾਧਿ ਧਾਮ ਲੈ ਆਈ। ਭਾਤਿ ਭਾਤਿ ਸੋ ਦਰਬੁ ਲੁਟਾਈ। 
ਜੈ ਦੁੰਦਭੀ ਦ੍ਰਾਰ ਪੈ ਬਾਜੀ। ਗ੍ਰਿਹ ਕੇ ਲੋਕ ਸਕਲ ਭੇ _ਰਾਜੀ। _੪0। 


ਚਰਿਤ੍ਰ ਪਾਖਿਆਨ ੩੪੭ 


ਕੇ ਡਰ ਗਏ ਹਨ ਅਤੇ ਇਕ ਮਾਰੇ ਬਿਨਾ ਹੀ ਮਾਰੇ ਗਏ _ਹਨ। ਕ੍ਰੋੜਾਂ ਸੂਰਮਿਆਂ ਨੇ ਕਮਾਨਾਂ 
ਨੂੰ ਛਡ ਕੇ ਅਤੇ ਤੀਲਿਆਂ ਨੂੰ ਤੋੜ ਕੇ ਮੂੰਹ ਵਿਚ ਪਾਇਆ ਹੋਇਆ ਹੈ। (ਅਰਥਾਤ ਹਾਰ 
ਮੰਨੀ ਹੋਈ ਹੈ)।੩0। 
ਚੱਪਣਾ 

ਤਦ ਵੈਰੀ ਇਹ ਵੇਖ ਕੇ ਬਹੁਤ ਕ੍ਰੋਧਵਾਨ ਹੋਏ ਅਤੇ ਨਗਾਰੇ _ਅਤੇ ਦੁੰਦਭੀਆਂ ਵਜਾ 
ਕੇ ਚਲ ਪਏ। (ਵੈਰੀ ਸੈਨਿਕ) ਕ੍ਰੋਧਵਾਨ ਹੋਕੇ ਅਤੇ ਭਾਂਤ ਭਾਂਤ ਦੇ ਹਥਿਆਰ ਲੈ ਕੇ ਚੌਹਾਂ 
ਪਾਸਿਆਂ ਤੋਂ ਟੁਟ ਕੇ ਪੈ ਗਏ।੩੧। 
ਦੰਹਰਾ 

ਬਜੂਬਾਨ, ਬਿਛੂਆ, ਤੀਰ ਆਦਿ ਦੇ ਰੂਪ ਵਿਚ ਬਹੁਤ ਲੋਹਾ ਵਰ੍ਹਿਆ ਕਿ ਉੱਚੇ ਨੀਵੇਂ, 
ਕਾਇਰ ਅਤੇ ਸੂਰਮੇ ਸਭ ਨੂੰ ਇਕ ਸਮਾਨ _ਕਰ _ਦਿੱਤਾ।੩੨॥। 
ਚੱਪਣਾ 

ਇਸ ਤਰ੍ਹਾਂ ਦਾ ਜਦੋਂ ਯੁੱਧ ਹੋਇਆ ਤਾਂ ਅਰਬ ਦੇਸ਼ ਦੇ ਰਾਜੇ ਨੇ ਕ੍ਰੋਧਿਤ ਹੋਕੇ ਕਿਹਾ- 
-ਇਨ੍ਹਾਂ `ਨੂੰ ਜੀਉਂਦੇ ਜਾਣ ਨਹੀਂ ਦੇਣਾ ਅਤੇ _ਹਰ _ਪਾਸਿਓਂ _ਘੇਰ ਕੇ ਮਾਰ ਦੇਣਾ ਹੈ।੩੩। 

ਅਰਬ ਦੇ ਰਾਜੇ ਨੇ ਕ੍ਰੋਧਿਤ ਹੋਕੇ ਬਚਨ ਉਚਾਰੇ, (ਜਿਨ੍ਹਾਂ ਨੂੰ ਸੁਣ ਕੇ) ਹੰਕਾਰੀ ਸੂਰਮੇ 
ਕਰੋਧਵਾਨ ਹੋ ਗਏ। (ਉਨ੍ਹਾਂ ਨੇ) ਕਮਾਨਾਂ ਕਸ ਕੇ ਬਾਣ ਚਲਾਏ, ਜੋ ਉਸ ਇਸਤਰੀ (ਪਠਾਣੀ) 
ਨੂੰ ਵਿੰਨ ਕੇ ਪਾਰ ਹੋ ਗਏ।੩੪। 
ਦੰਹਰਾ 

ਜਦੋਂ ਬਾਣ ਇਸਤਰੀ ਦਾ ਸ਼ਰੀਰ ਵਿੰਨ੍ਹ ਗਏ (ਤਦ ਉਸ ਨੇ ਆਪਣੇ ਮਨ ਵਿਚ) 
ਬਹੁਤ ਗੁੱਸਾ _ਵਧਾਇਆ। _(ਉਸ ਨੇ) ਉਥੇ ਬੇਹਦ ਯੁੱਧ _ਕੀਤਾ। (ਹੁਣ) ਉਸ ਦਾ ਮੈਂ ਵਰਣਨ 
ਕਰਦਾ ਹਾਂ।੩੫। 
ਚੱਪਣਾ 

ਉਸ ਨੇ ਸ਼ਰੀਰ ਵਿਚ ਲਗੇ ਬਾਣ ਕੱਢੇ ਅਤੇ ਫਿਰ ਉਹੀ ਖਿਚ ਕੇ ਵੈਰੀਆਂ ਨੂੰ _ਮਾਰੇ। 
ਜਿਨ੍ਹਾਂ ਦੇ ਸ਼ਰੀਰ ਉਤੇ ਵੱਡੇ ਜ਼ਖ਼ਮ ਲਗੇ, _ਉਹ ਤੁਰਤ _ਅਪੱਛਰਾਵਾਂ ਦੇ ਪ੍ਰੇਮੀ ਬਣ _ਗਏ 
(ਅਰਥਾਤ! ਉਨ੍ਹਾਂ ਨੂੰ ਵਰ _ਲਿਆ)।੩੬। 

ਇਸ ਤਰ੍ਹਾਂ ਬਹੁਤ ਸੂਰਮੇ ਮਾਰੇ ਗਏ। ਹਾਥੀ (ਕਰੀ), ਘੋੜੇ ਅਤੇ _ਰਥਾਂ ਵਾਲੇ ਮਾਰੇ 
ਗਏ। _ਉਸ ਥਾਂ ਬਹੁਤ ਘਮਸਾਨ ਯੁੱਧ ਹੋਇਆ ਅਤੇ ਇਕ ਸੂਰਮਾ ਵੀ _ਜੀਉਂਦਾ ਨ 
ਬਚਿਆ।੩੭। 


ਤਾਂ ਅਰਬ ਦਾ ਰਾਜਾ ਆਪ ਅਗੇ ਵਧਿਆ ਅਤੇ ਆ ਕੇ ਪਠਾਣੀ ਨਾਲ ਯੁੱਧ ਮਚਾਇਆ। 
ਤਦ ਇਸਤਰੀ ਨੇ _ਚਾਰ _ਬਾਣ ਚਲਾਏ ਅਤੇ (ਉਸ ਦੇ) ਚਾਰੇ ਘੋੜੇ ਮਾਰ ਦਿੱਤੇ।੩੮। 


ਫਿਰ ਰਥ ਨੂੰ ਕਟ ਕੇ ਰਥਵਾਨ ਨੂੰ ਮਾਰ ਦਿੱਤਾ ਅਤੇ ਅਰਬ ਦੇਸ ਦੇ ਰਾਜੇ ਨੂੰ ਬਾਣ 


ਮਾਰਿਆ। ਉਸ ਨੂੰ ਮੋਹਿਤ (ਬੇਹੋਸ਼) ਕਰ ਕੇ ਪਕੜ _ਲਿਆ ਅਤੇ ਉਸੇ ਵੇਲੇ ਜਿਤ ਦਾ 
ਨਗਾਰਾ ਵਜਾ ਦਿੱਤਾ।੩੯। 


ਉਸ ਨੂੰ ਬੰਨ੍ਹ ਕੇ ਘਰ ਲੈ ਆਈ ਅਤੇ ਕਈ ਤਰ੍ਹਾਂ ਨਾਲ ਧਨ ਲੁਟਾਇਆ। (ਘਰ ਦੇ) 


ਦੁਆਰ _ਉਤੇ ਜਿਤ _ਦਾ ਨਗਾਰਾ _ਵਜਣ _ਲਗਾ। _ਘਰ ਦੇ ਸਾਰੇ ਲੋਕ _ਪੁਸੰਨ ਹੋ ਗਏ।80। 


੩੪੮ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਕਾਢਿ _ਭੋਹਰਾ ਤੇ ਪਤਿਹਿ ਦੀਨੋ ਸਤ _ਦਿਖਾਇ। 
ਬਿਦਾ ਕਿਯੋ ਇਕ ਅਸ੍ਹ ਦੈ ਐ ਪਗਿਯਾ ਬਧਵਾਇ। ੪੧। ੧। 


ਮਤੁ ਸ਼ਭਮਆ ਸ੍ਤ/ _੯੬/ 5੭੦੪/ ਅ#ਫਲੀ/ 
ਦੰਹਰਾ 
ਸਯਾਲਕੋਟ ਕੇ ਦੇਸ ਮੈ _ਸਾਲਬਾਹਨ _ਰਾਵ। 
ਖਟ ਦਰਸਨ ਕੌ _ਮਾਨਈ ਰਾਖਤ ਸਭ ਕੋ __ਭਾਵ। ੧। 
ਸ੍ਰੀ ਤ੍ਰਿਪਰਾਰਿ ਮਤੀ ਹੁਤੀ ਤਾ ਕੀ ਤ੍ਰਿਯ ਕੌ ਨਾਮ। 
ਭਜੈ ਭਵਾਨੀ ਕੌ ਸਦਾ ਨਿਸੁ ਦਿਨ ਆਨੌ _ਜਾਮ। ੨। 
ਚੱਪਲਾਂ 
ਯਹ ਜਬ ਭੇਦ ਬਿਕ੍ਮੈ ਪਾਯੋ। ਅਮਿਤ ਸੈਨ ਲੈ ਕੈ ਚੜਿ ਧਾਯੋ। 
ਨੈਕੁ _ਸਾਲਬਾਹਨ ਨਹਿ ਡਰਿਯੋ। ਜੋਰਿ ਸੂਰ ਸਨਮੁਖ ਹ੍ਹੈ ਲਰਿਯੋ। _੩। 


ਦੱਪਲ? 
ਜੋ _ਜਗਮਾਤ _ਕਹਿਯੋ ਸੋ _ਕੀਨੋ। ਸੈਨ ਮ੍ਰਿਤਕਾਂ ਕੀ ਰਚਿ _ਲੀਨੋ। 
ਕ੍ਰਿਪਾ ਦ੍ਰਿਸਟਿ ਸ੍ਰੀ ਚੈਡਿ ਨਿਹਾਰੇ। ਜਗੇ ਸੂਰ ਹਥਿਆਰ ਸੈਭਾਰੇ। ੫। 


ਦੰਹਾਰਾ 
ਮਾਟੀ ਤੇ ਮਰਦ ਉਪਜੇ ਕਰਿ ਕੈ ਕੂਧ ਬਿਸੇਖ। 
ਹੈ ਗੈ ਰਥ ਪੈਦਲ ਘਨੇ ਨ੍ਰਿਪ ਉਠਿ ਚਲੇ ਅਨੇਕ। ੬। 


ਚੱਪਣਾ 
ਗਹਿਰੇ ਨਾਦ ਨਗਰ ਮੈ _ਬਾਜੇ। ਗਹਿ ਗਹਿ _ਗੁਰਜ _ਗਰਬਿਯਾ _ਗਾਜੇ। 
ਟੂਕ ਟੂਕ ਭਾਖੈ ਜੋ ਹੂ ਹੈ। ਬਹੁਰੋ ਫੇਰਿ ਧਾਮ ਨਹਿ ਜੈਹੈ। ੭। 


ਦੰਹਰਾ 
ਯਹੈ ਮੌਤ ਕਰਿ ਸੂਰਮਾ ਪਰੇ ਸੈਨ ਮੈ ਆਇ। 
ਜੋ ਬਿਕਰਮ ਕੋ _ਦਲੁ ਹੁਤੋ ਸੋ ਲੈ ਚਲੇ ਉਠਾਇ। ੮। 


ਚਰਿਤ੍ਰ ਪਾਖਿਆਨ ੩੪੯ 


ਹਰਾ 
ਭੋਰੇ ਤੋਂ ਪਤੀ ਨੂੰ ਕਢ ਕੇ ਵੈਰੀ ਦਿਖਾ ਦਿੱਤਾ ਅਤੇ ਇਕ ਘੋੜਾ ਦੇ ਕੇ ਅਤੇ ਪਗੜੀ 
ਬੰਨ੍ਹਵਾ ਕੇ _ਵਿਦਾ ਕਰ _ਦਿੱਤਾ। _੪੧। 


/ਏਥੋ ਸੰ ਲਾਠਤੁੱਪ/ਨਆਨ ਦੇ ਤੂੀਆ ਗਾਰੜ੍ ਦੇ ਮੰਡੀ ਭੂਪ ਸੰਵਾਦ ਦੇ €੬ਵੇ' ਲਾਰਤੂ ਟੀ ਸਮਾਪਤੀ 
ਭਾ ਲਭ ਹ/ _੯੬/ ੧੭੦੪#/ ਚਲਦਾ? 


ਦੰਹਰਾ 


ਸਿਆਲਕੋਟ ਦੇ ਦੇਸ਼ ਵਿਚ _ਸਾਲਬਾਹਨ ਨਾਂ ਦਾ ਇਕ ਰਾਜਾ _ਸੀ_ਜੋ ਛੇ ਸ਼ਾਸਤ੍ਹਾਂ ਨੂੰ 


ਮੰਨਦਾ ਸੀ ਅਤੇ ਸਭ ਨਾਲ ਪ੍ਰੇਮ ਰਖਦਾ ਸੀ।੧। ਤ੍ਰਿਪਰਾਰਿ ਮਤੀ ਨਾਂ ਦੀ ਉਸ ਦੀ ਇਸਤਰੀ 
ਹੁੰਦੀ ਸੀ। (ਉਹ) ਰਾਤ ਦਿਨ _ਔਠੇ ਪਹਿਰ ਭਵਾਨੀ ਦਾ ਜਾਪ _ਕਰਦਾ ਹੁੰਦਾ ਸੀ।੨। 


ਚੱਘਣ?/ 

ਜਦੋਂ ਇਹ ਭੇਦ ਬਿਕ੍ਹਮ ਨੂੰ ਪਤਾ ਲਗਿਆ ਤਾਂ ਬਹੁਤ ਸਾਰੀ ਸੈਨਾ ਲੈ ਕੇ 
ਆਇਆ। _ਸਾਲਬਾਹਨ ਜ਼ਰਾ ਜਿੰਨਾ ਵੀ ਨ ਡਰਿਆ ਅਤੇ ਸੂਰਮੇ ਇਕੱਠੇ ਕਰ ਕੇ ਸਾਹਮਣੇ 
ਕੇ ਲੜਿਆ।੩। 


ਦੰਹਰਾ 


ਤਾਂ ਚੰਡਿਕਾ ਨੇ ਉਸ ਨੂੰ ਇਸ ਤਰ੍ਹਾਂ ਕਿਹਾ--ਤੂੰ ਮਿੱਟੀ ਦੀ ਸੈਨਾ ਬਣਾ, ਮੈਂ ਉਸ ਵਿਚ 
ਪ੍ਰਾਣ ਭਰ _ਦਿਆਂਗੀ।੪। 


7 ਗੰ 


ਚੱਪਲਾਂ 


ਮਿੱਟੀ ਤੋਂ ਸੂਰਮੇ ਉਪਜ ਪਏ। ਬਹੁਤ ਘੋੜੇ, ਹਾਥੀ, ਰਥ, ਪੈਦਲ 
ਚਲ _ਪਏ।੬। 
ਚੱਪਾਣ? 

ਨਗਰ _ਵਿਚ _ਘਨਘੋਰ ਨਾਦ _ਵਜਣ ਲਗੇ _ਅਤੇ ਹੰਕਾਰੀ ਸੂਰਮੇ _(“ਗਰਬਿਯਾ”) _ਗੁਰਜ 
ਪਕੜ _ਪਕੜ _ਕੇ _ਗੌਜਣ _ਲਗੇ। _ਉਹ ਕਹਿੰਦੇ, ਭਾਵੇਂ ਟੁਕੜੇ ਟੁਕੜੇ ਹੋ ਜਾਈਏ, ਪਰ ਫਿਰ 
ਮੁੜ ਕੇ ਘਰ ਨੂੰ ਨਹੀਂ _ਜਾਵਾਂਗੇ।੭। 
ਦੰਹਰਾ” 

ਇਹ ਮਨ ਵਿਚ ਦ੍ਰਿੜ੍ਹ ਕਰ ਕੇ ਸੂਰਮੇ (ਬਿਕਰਮ ਦੀ) ਸੈਨਾ ਉਤੇ ਟੁਟ ਕੇ ਪੈ ਗਏ ਅਤੇ 
ਜੋ ਬਿਕਰਮ ਦਾ ਸੈਨਾ-ਦਲ ਸੀ, ਉਸ ਨੂੰ ਉਠਾ ਕੇ ਚਲ ਪਏ।੮। 


੩੫) ਸੀ _ਦਸਮ-ਗ੍ਰੰਥ _ਸਾਹਿਬ 


ਭਾਲੰਨਾ ਛੰਦ 
ਰਥੀ ਕੋਟਿ ਕੂਟੇ ਕਰੀ ਕ੍ਰੋਰਿ ਮਾਰੇ। ਕਿਤੇ ਸਾਜ ਔ ਰਾਜ ਬਾਜੀ _ਬਿਦਾਰੇ। 
ਘਨੇ ਘੂਮਿ ਜੋਧਾ ਤਿਸੀ ਭੂਮਿ ਜੂਝੇ। ਕਹਾ ਲੌ _ਗਨੌ ਮੈ ਨਹੀ ਜਾਤ ਬੂਝੇ। ੯। 


ਰੂਆਲ਼ ਛੰਦਾ 
ਅਮਿਤ ਸੈਨਾ ਲੈ _ਚਲਿਯੋ ਤਹ ਆਪੁ ਰਾਜਾ _ਸੰਗ। 
ਜੋਰਿ ਕੋਰਿ ਸੁ ਬੀਰ ਮੰਤ੍ਰੀ ਸਸਤ੍ਰ ਧਾਰਿ _ਸੁਰੰਗਿ। 
ਸੂਲ ਸੈਥਿਨ ਕੇ ਲਗੇ ਅਰੁ _ਬੇਧਿ ਬਾਨਨ ਸਾਥ। 
ਜੂਝਿ ਜੂਝਿ ਗਏ ਤਹਾ ਰਨ ਭੂਮਿ ਮਧਿ ਪ੍ਰਮਾਥ। ੧0। 


ਭਾਲੰਨਾ ਛੰਦ 
ਜਗੇ ਜੰਗ ਜੋਧਾ ਗਏ ਜੂਝਿ ਭਾਰੇ। ਕਿਤੇ ਭੂਮਿ ਘੂਮੈ ਸੁ ਮਨੋ ਮਤਵਾਰੇ। 
ਕਿਤੇ ਮਾਰ ਹੀ ਮਾਰਿ ਐਸੇ ਪੁਕਾਰੈ। ਕਿਤੇ ਸਸਤੂ ਛੋਰੈ ਤ੍ਰਿਯਾ ਭੇਖ _ਧਾਰੈ। _੧੧। 


ਜਬੈ _ਆਨਿ ਜੋਧਾ ਚਹੂੰ ਘਾਤ ਗਜੇ। ਮਹਾ ਸੰਖ _ਔ ਦੁੰਦਭੀ ਨਾਦ ਵਜੇ। 
ਪਰੀ ਜੌ _ਅਭੀਤਾਨ ਕੀ __ਭੀਰ _ਭਾਰੀ। ਤਬੈ ਆਪੁ ਸ੍ਰੀ _ਕਾਲਿਕਾ _ਕਿਲਕਾਰੀ। _੧੨। 


ਤਹਾ ਆਪੁ ਲੈ ਰੁਦੂ ਭੌਰੂ _ਬਜਾਯੋ। _ਚਤਰ _ਸਾਠਿ _ਮਿਲਿ _ਜੋਗਨੀ ਗੀਤ ਗਾਯੋ। 
ਕਹੂੰ ਕੋਪਿ ਕੈ ਡਾਕਨੀ ਹਾਕ ਮਾਰੈ। ਕਹੂੰ ਭੂਤ ਔ ਪ੍ਰੇਤ ਨਾਗੇ _ਬਿਹਾਰੈ। ੧੩। 


ਤ#ਰ ਛੰਦ 
ਤਬ _ਬਿਕ੍ਮੈ ਰਿਸਿ ਖਾਇ। ਭਟ ਭਾਤਿ ਭਾਤਿ ਬੁਲਾਇ। 
ਚਿਤ ਮੈ ਅਧਿਕ ਹਠ ਠਾਨਿ। ਤਿਹ ਠਾ ਪਰਤ ਭੇ ਆਨਿ। ੧੪। 


ਅਤਿ ਤਹ ਸੁ ਜੋਧਾ ਆਨਿ। ਲਰਿ ਮਰਤ ਭੇ ਤਜਿ ਕਾਨਿ। 
ਬਾਜੈਤ੍ਰ ਕੋਟਿ _ਬਜਾਇ। ਰਨ ਰਾਗ ਮਾਰੂ _ਗਾਇ। _੧੫। 
ਚੱਪਣਾ 
ਆਨਿ ਪਰੇ ਤੇ ਸਕਲ ਨਿਬੇਰੇ। ਉਮਡੇ ਔਰ ਕਾਲ ਕੇ ਪੇਰੇ। 
ਜੇ ਚਲਿ ਦਲ ਰਨ ਮੰਡਲ ਆਏ। ਲਰਿ ਮਰਿ ਕੈ ਸਭ ਸੂਰਗ ਸਿਧਾਏ। ੧੬। 
ਐਸੀ _ਭਾਤਿ ਸੈਨ ਜਬ _ਲਰਿਯੋ। ਏਕ ਬੀਰ ਜੀਯਤ ਨ ਉਬਰਿਯੋ। 
ਤਬ _ਹਠਿ ਰਾਵ ਆਪਿ ਦੋਊ ਧਾਏ। _ਭਾਤਿ ਭਾਤਿ ਬਾਦਿਤ੍ਰ _ਬਜਾਏ। _੧੭। 


ਤੁਰਹੀ ਨਾਦ _ਨਫੀਰੀ _ਬਾਜੀ। _ਸੰਖ _ਢੋਲ _ਕਰਨਾਏ _ਗਾਜੀ। 
ਭਾਤਿ ਭਾਤਿ ਮੋ ਘੁਰੇ ਨਗਾਰੇ। ਦੇਖਤ ਸੁਰ ਬਿਵਾਨ ਚੜਿ _ਸਾਰੇ। ੧੮। 


ਚਰਿਤ੍ਰ ਪਾਖਿਆਨ ੩੫੧ 


ਅਨੇਕਾਂ _ਰਥਾਂ ਵਾਲੇ _ਕੁਟ ਦਿੱਤੇ ਅਤੇ _ਬੇਹਿਸਾਬ ਹਾਥੀ (ਕਰੀ) ਮਾਰ ਦਿੱਤੇ। ਕਿਤਨੇ 
ਘੋੜੇ ਨਸ਼ਟ _ਕਰ ਦਿੱਤੇ। ਬੇਸ਼ੁਮਾਰ ਯੋਧੇ _ਉਸ ਯੁੱਧ-ਭੂਮੀ 
ਵਿਚ ਘੁੰਮਦੇ ਹੋਏ ਜੂਝ ਮਰੇ। ਮੈਂ ਕਿਥੋਂ ਤਕ ਗਿਣਾਂ, (ਮੈਥੋਂ) ਗਿਣੇ ਨਹੀਂ _ਜਾਂਦੇ।੯। 


ਤਦ ਰਾਜਾ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਚਲਿਆ ਜਿਸ ਵਿਚ ਕ੍ਰੋੜਾਂ ਸੂਰਮੇ 
ਅਤੇ ਮੰਤ੍ਰੀ ਇਕਠੇ ਕਰ ਕੇ ਅਤੇ ਸੁੰਦਰ ਸ਼ਸਤ੍ਰ _ਸਜਾ ਕੇ (ਸ਼ਾਮਲ ਹੋ ਗਏ _ਹਨ)। ਤ੍ਰਿਸੂਲਾਂ, 
ਸੈਹੌੱਥੀਆਂ ਦੇ ਲਗਣ _ਨਾਲ ਅਤੇ _ਬਾਣਾਂ ਨਾਲ ਵਿੰਨ੍ਹੇ ਜਾਣ _ਕਰ ਕੇ _ਰਣ-ਭੂਮੀ ਵਿਚ ਜੂਝ 
ਜੂਝ _ਕੇ ਯੋਧੇ ਮਾਰੇ ਗਏ _ਹਨ।੧0। 


ਜੰਗ ਦੇ ਸ਼ੁਰੂ ਹੋ _ ਜਾਣ ਨਾਲ ਬਹੁਤ ਯੋਧੇ ਮਾਰੇ ਗਏ ਹਨ ਅਤੇ _ਕਿਤਨੇ ਭੂਮੀ ਵਿਚ 
ਮਦ-ਮਸਤਾਂ ਵਾਂਗ _ਭਵਾਟਣੀਆਂ ਖਾ ਕੇ _ਡਿਗੇ ਪਏ _ਹਨ। ਕਈ 'ਮਾਰੋ-ਮਾਰੋ” ਇਸ ਤਰ੍ਹਾਂ 
ਭੇਸ ਧਾਰ _ਲਿਆ ਹੈ।੧੧। 

ਜਦੋਂ ਚੌਹਾਂ ਪਾਸਿਆਂ ਤੋਂ ਯੋਧੇ ਆ ਕੇ ਗੌੱਜੇ। ਵੋਡੇ _ਸੰਖਾਂ ਅਤੇ _ਨਗਾਰਿਆਂ ਦੇ ਨਾਦ 
ਹੋਣ _ਲਗੇ। _ਜਦੋਂ ਨਿਡਰ ਸੂਰਮਿਆਂ ('ਅਭੀਤਾਨ”) ਦੀ ਭੀੜ ਵਧ ਗਈ, ਤਦ ਆਪ _ਕਾਲਿਕਾ 
ਨੇ _ਕਿਲਕਾਰੀਆਂ _ਮਾਰੀਆਂ।੧੨। 

ਉਥੇ ਆਪ ਸ਼ਿਵ ਨੇ ਡੌਰੂ ਲ! ਕੇ ਵਜਾਇਆ ਅਤੇ ਚੌਂਹਠ ਜੋਗਣਾਂ ਨੇ ਮਿਲ ਕੇ ਗੀਤ 
ਗਾਇਆ। _ ਕਿਤੇ ਕ੍ਰੋਧਿਤ ਹੋ _ ਕੇ _ਡਾਕਣੀਆਂ ਹੁੰਕਾਰਦੀਆਂ ਸਨ ਅਤੇ ਕਿਤੇ ਭੂਤ ਅਤੇ ਪ੍ਰੇਤ 
ਨੰਗੇ ਵਿਚਰ ਰਹੇ _ਸਨ।੧੩। 
ਤਮਰ ਛੰਟਾ 

ਤਦ ਬਿਕੂਮ ਨੇ ਗੁੱਸਾ ਖਾ ਕੇ ਭਾਂਤ ਭਾਂਤ ਦੇ ਯੋਧੇ _ਬੁਲਾਏ। (ਉਹ) ਚਿਤ ਵਿਚ 
ਅਧਿਕ ਹਠ ਕਰ ਕੇ ਉਸ ਥਾਂ ਤੇ ਆ ਕੇ ਇਕੱਠੇ ਹੋ ਗਏ।੧੪। 


ਉਥੇ ਬਹੁਤ ਅਧਿਕ ਯੋਧੇ ਆ ਕੇ (ਕਿਸੇ ਦੀ) ਪਰਵਾਹ ਛਡ ਕੇ ਲੜਨ ਮਰਨ _ਲਗੇ। 
ਅਨੇਕਾਂ _ਵਾਜੇ _ਵਜਣ ਲਗੇ ਅਤੇ _ਰਣ _ਵਿਚ ਮਾਰੂ _ਰਾਗ _ਗਾਇਆ ਜਾਣ _ਲਗਿਆ।੧੫। 
ਚੱਘਣ/ 

ਜੋ (ਉਥੇ) ਆ ਕੇ ਪਏ, ਉਹ ਸਾਰੇ ਨਿਬੇੜ ਦਿੱਤੇ ਗਏ। (ਉਥੇ) ਕਾਲ ਦੇ ਪ੍ਰੇਰੇ ਹੋਏ 
ਹੋਰ ਉਮਡ ਕੇ ਪੈ ਗਏ। ਜੋ ਚਲ ਕੇ ਯੁੱਧ-ਭੂਮੀ ਵਿਚ ਆ ਗਏ, (ਉਹ) ਸਾਰੇ ਲੜ ਮਰੇ 
ਅਤੇ _ਸਵਰਗ ਨੂੰ ਚਲੇ _ਗਏ।੧੬। 

ਇਸ ਤਰ੍ਹਾਂ ਜਦ ਸੈਨਾ ਲੜੀ ਤਾਂ ਇਕ ਸੂਰਮਾ ਵੀ ਜੀਉਂਦਾ ਨ __ਬਚਿਆ। ਤਦ ਦੋਵੇਂ 
ਰਾਜੇ ਹਠ ਪੂਰਵਕ ਆਪ _ਚਲ _ਪਏ ਅਤੇ ਭਾਂਤ ਭਾਂਤ ਦੇ ਵਾਜੇ ਵਜਾਏ _ਗਏ।੧੭। 

ਤੁਰਹੀਆਂ, ਨਾਦ, _ਨਫ਼ੀਰੀਆਂ _ਵਜੀਆਂ ਅਤੇ ਸੰਖ, _ਢੋਲ ਅਤੇ _ਰਣ-ਸਿੰਘੇ _ਗੌਜੇ। _ਭਾਂਤ 
ਭਾਂਤ ਦੇ ਨਗਾਰੇ _ਵਜੇ ਅਤੇ ਵੇਖਣ ਲਈ _ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ _ਕੇ ਆਏ।੧੮। 


ਦੰਹਰਾ 
ਦੇਵੀ ਭਗਤ _ਪਛਾਨਿ _ਤਿਹ ਲਗਨ ਨ ਦੀਨੇ _ਘਾਇ। 
ਬਜੂ ਬਾਨ _ਬਰਛੀਨ ਕੋ _ਬਿਕੂਮ _ਰਹਿਯੋ ਚਲਾਇ। _੨0। 


ਚੱਪਲਾਂ 


ਸਾਲਬਾਹਨ _ਕੀ ਇਕ _ਪਟਰਾਨੀ। ਸੋ ਰਨ __ਹੇਰਿ ਅਧਿਕ _ਡਰਪਾਨੀ। 
ਪੂਜਿ ਗੌਰਜਾ _ਤਾਹਿ _ਮਨਾਈ। ਭੂਤ _ਭਵਿਖ੍ਯ _ਵਹੈ _ਠਹਿਰਾਈ। _੨੧। 


ਤਬ ਤਿਹ ਦਰਸੁ ਗੌਰਜਾ ਦਯੋ। _ਉਠਿ ਰਾਣੀ ਤਿਹ ਸੀਸ ਝੁਕਯੋ। 
ਭਾਤਿ ਭਾਤਿ ਜਗਮਾਤ _ਮਨਾਯੋ। _ਜੀਤ ਹੋਇ ਹਮਰੀ ਬਰੁ _ਪਾਯੋ। _੨੨। 


ਦੰਹਰਾ” 
ਸਾਲਬਾਹਨ _ਬਿਕ੍ਰਮ _ਭਏ _ਬਾਜਿਯੋ ਲੋਹ _ਅਪਾਰ। 
ਆਠ ਜਾਮ ਆਹਵ ਬਿਖੈ ਜੁਧ ਭਯੋ _ਬਿਕਰਾਰ। ੨੩। 
ਚੱਪਾਣ? 
ਸ੍ਯਾਲਕੋਟਿ ਨਾਯਕ _ਰਿਸਿ _ਭਰਿਯੋ। ਚਿਤ੍ਰ _ਬਚਿਤੁ _ਚੌਪਿ ਰਨ _ਕਰਿਯੋ। 
ਤਨਿ ਧਨ ਬਾਨ ਬਜੂ ਸੇ _ਮਾਰੇ। ਰਾਵ ਬਿਕ੍ਰਮਾ _ਸੂਰਗ _ਸਿਧਾਰੇ। ੨੪। 
ਦੰਹਰਾ” 
ਜੀਤਿ _ਬਿਕ੍ਰਮਾਜੀਤ ਕੋ ਚਿਤ ਮੈ ਹਰਖ _ਬਢਾਇ। 
ਅੰਤਹ ਪੁਰ ਆਵਤ ਭਯੋ ਅਧਿਕ ਹਿਿਦੈ ਸੁਖੁ ਪਾਇ। ੨੫। 


ਚੱਪਲਾਂ 


੮ 


ਜਬ ਰਾਜਾ _ਅੰਤਹ ਪੁਰ ਆਯੋ। ਸੁਨ੍ਯੋ ਜੁ _ਬਰੁ _ਰਾਨੀ ਜੂ _ਪਾਯੋ। 


ਮੋ ਕੋ ਕਹਿਯੋ ਜੀਤਿ ਇਹ ਦਈ। ਤਾ ਸੌ ਪ੍ਰੀਤਿ ਅਧਿਕ ਹੈ ਗਈ। ੨੬। 


ਦਾਹਰਾ 
ਹਮਰੇ ਹਿਤ ਇਹ _ਰਾਨਿਯੈ ਲੀਨੀ _ਗੌਰਿ _ਮਨਾਇ। 
ਰੀਝਿ ਭਗੌਤੀ ਬਰੁ ਦਯੋ ਤਬ _ਹਮ ਜਿਤੇ ਬਨਾਇ। _੨੭। 
ਚੱਪਾਣ? 
ਨਿਸ ਦਿਨ ਰਹੈ ਤਵਨ ਕੇ ਡੇਰੈ। ਔਰ _ਰਾਨਿਯਨ ਓਰ ਨ ਹੇਰੈ। 
ਬਹੁਤ ਮਾਸ ਰਹਤੇ ਜਬ ਭਯੋ। ਦੇਬੀ ਪੂਤ ਏਕ ਤਿਹ _ਦਯੋ। ੨੮। 


ਚਰਿਤ੍ਰ ਪਾਖਿਆਨ ੩੫੩ 


ਜੋ ਵੀ ਬਿਕਰਮ ਉਸ ਉਤੇ ਵਾਰ ਕਰਦਾ, ਚੈਡਿਕਾ ਆਪ ਆ ਕੇ ਬਚਾ ਲੈੱਂਦੀ। ਉਸ ਨੂੰ 
ਇਕ ਵੀ ਘਾਓ ਲਗਣ ਨ ਦਿੰਦੀ। (ਆਪਣਾ) ਸੇਵਕ ਸਮਝ ਕੇ ਉਸ ਦੀ ਰਖਿਆ 
ਕਰਦੀ।੧੯। 
ਦੰਹਰਾ 

ਦੇਵੀ ਨੇ ਆਪਣਾ ਭਗਤ _ਜਾਣ ਕੇ ਉਸ (ਰਾਜੇ) ਨੂੰ ਘਾਓ ਲਗਣ ਨ ਦਿੱਤਾ, (ਭਾਵੇਂ) 
ਬਿਕੂਮ _ਬਜੂ ਦੇ ਸਮਾਨ _ਬਰਛੀਆਂ _ਅਤੇ _ਤੀਰ ਚਲਾਉਂਦਾ _ਰਿਹਾ।੨0। 
ਜੱਪਣਾ 

ਸਾਲਬਾਹਨ ਦੀ ਇਕ _ਪਟਰਾਣੀ ਸੀ_ਜੋ ਜੰਗ ਨੂੰ ਵੇਖ ਕੇ ਬਹੁਤ ਡਰ ਗਈ। ਉਸ ਨੇ 
ਗੌਰਜਾ ਦੀ ਪੂਜਾ ਕੀਤੀ ਅਤੇ ਭੂਤ ਤੇ ਭਵਿਖ ਵਿਚ ਉਸੇ ਨੂੰ (ਆਪਣਾ ਰਖਿਅਕ) 
ਮੰਨਿਆ।੨੧। 

ਤਦ ਉਸ ਨੂੰ ਗੌਰਜਾ ਨੇ ਦਰਸ਼ਨ ਦਿੱਤਾ। ਰਾਣੀ ਨੇ ਉਠ ਕੇ ਉਸ (ਦੇਵੀ) ਨੂੰ ਸੀਸ 
ਝੁਕਾਇਆ। _ ਭਾਂਤ ਭਾਂਤ ਨਾਲ _ਜਗਮਾਤ _ਦੀ ਉਸਤਤ ਕੀਤੀ ਅਤੇ _'ਸਾਡੀ ਜਿਤ _ਹੋਏ”-- 
ਵਰ ਪ੍ਰਾਪਤ _ਕੀਤਾ।੨੨। 
ਦੰਹਰਾ 

ਸਾਲਬਾਹਨ _ਅਤੇ ਬਿਕਰਮ _ਵਿਚਕਾਰ ਬਹੁਤ ਲੋਹਾ _ਵਜਣ _ਲਗਿਆ। _ਯੁੱਧ-ਭੂਮੀ ਵਿਚ 
ਅੱਠ _ਪਹਿਰ _ਤਕ ਬਹੁਤ ਭਿਆਨਕ ਯੁੱਧ _ਹੋਇਆ।੨੩। 
ਜੱਪਣਾ 

ਸਿਆਲ ਕੋਟ _ਦਾ ਰਾਜਾ _(ਸਾਲਬਾਹਨ) ਕ੍ਰੋਧਿਤ ਹੋ ਕੇ _ਚਾਉ ਨਾਲ ਕਈ ਪੁਕਾਰ ਦਾ 
ਵਿਚਿਤ੍ੁ _ਅਤੇ ਅਦਭੁਤ ਯੁੱਧ ਕਰਨ _ਲਗਾ। _(ਉਸ ਨੇ) ਕਮਾਨ ਨੂੰ ਕਸ ਕੇ ਬਜੂ ਦੇ ਸਮਾਨ 
ਬਾਣ _ਮਾਰਿਆ। (ਜਿਸ ਦੇ ਲਗਣ ਨਾਲ) _ਬਿਕ੍ਰਮਾ ਰਾਇ ਸਵਰਗ _ਸਿਧਾਰ _ਗਿਆ।੨੪। 
ਦੰਹਰਾ 


2੧ 


ਮਣ 


ਮਨ ਵਿਚ ਖੁਸ਼ੀ ਵਧਾ ਕੇ _(ਸਾਲਬਾਹਨ) _ਅੰਤਹਪੁਰ 
ਵਿਚ ਆ ਗਿਆ ਅਤੇ ਹਿਰਦੇ ਵਿਚ ਬਹੁਤ ਸੁਖ _ਪਾਇਆ।੨੫। 
ਚੱਪਾਣ 

ਜਦ ਰਾਜਾ _ਅੰਤਹਪੁਰ ਵਿਚ ਆਇਆ ਤਾਂ ਉਸ ਨੇ ਰਾਣੀ ਦੁਆਰਾ ਪ੍ਰਾਪਤ 
ਵਰਦਾਨ ਦੀ _(ਗੌਲ) ਸੁਣੀ, (ਤਾਂ ਰਾਜਾ) ਕਹਿਣ ਲਗਿਆ ਕਿ ਮੈਨੂੰ ਇਸੇ ਨੇ ਹੀ 
ਪ੍ਰਦਾਨ ਕੀਤੀ ਹੈ। ਇਸ ਲਈ ਰਾਜੇ ਦੀ ਰਾਣੀ ਨਾਲ ਪ੍ਰੀਤ ਹੋਰ ਜ਼ਿਆਦਾ ਹੋ ਗਈ 
ਦੰਹਰਾ” 

ਸਾਡੇ ਹਿਤ ਲਈ ਇਸ ਰਾਣੀ ਨੇ ਗੋਰਜਾ ਨੂੰ ਮੰਨਾ ਲਿਆ ਅਤੇ ਭਗਵਤੀ ਨੇ ਪੂਸੰਨ 
ਹੋ ਕੇ ਵਰ ਦਿੱਤਾ, ਤਦ ਸਾਡੀ ਜਿਤ ਹੋਈ।੨੭। 


ਉਹ ਰਾਤ ਦਿਨ ਉਸ (ਰਾਣੀ) ਦੇ ਡੇਰੇ ਹੀ ਰਹਿੰਦਾ ਸੀ ਅਤੇ ਹੋਰ ਰਾਣੀਆਂ ਵਲ 
ਤਕ ਨਹੀਂ _ਸੀ। ਜਦ (ਉਸ ਨਾਲ) ਰਹਿੰਦਿਆਂ ਬਹੁਤ ਮਹੀਨੇ ਹੋ ਗਏ ਤਾਂ ਦੇਵੀ ਨੇ 
ਨੂੰ ਇਕ ਪੁੰਤਰ _ਦਿੱਤਾ।੨੮। 


੩੫੪ 


ਸੀ _ਦਸਮ-ਗ੍ੰਥ _ਸਾਹਿਬ 
ਤਾ ਕੋ ਨਾਮ ਰਿਸਾਲੂ ਰਾਖਿਯੋ। _ਐਸੋ ਬਚਨ _ਚੰਡਿਕਾ _ਭਾਖਿਯੋ। 
ਮਹਾ ਜਤੀ ਜੋਧਾ ਇਹ ਹੋਈ। ਜਾ ਸਮ ਔਰ ਨ ਜਗ ਮੈ ਕੋਈ। ੨੯। 
ਜ੍ਯੋ _ਜ੍ਯੋ _ਬਢਤ _ਰਿਸਾਲੂ _ਜਾਵੈ। _ਨਿਤਿ ਅਖੇਟ _ਕਰੈ ਮ੍ਰਿਗ ਘਾਵੈ। 
ਸੈਰ ਦੇਸ ਦੇਸਨ ਕੋ ਕਰੈ। ਕਿਸਹੂ ਰਾਜਾ ਤੇ ਨਹਿ ਡਰੈ। ੩0। 


ਖੇਲ _ਅਖੇਟਕ ਜਬ ਗ੍ਰਿਹ ਆਵੈ। ਤਬ ਚੌਪਰ ਕੀ ਖੇਲਿ ਮਚਾਵੈ। 

ਜੀਤਿ ਚੀਤਿ ਰਾਜਨ ਕੌ _ਲੇਈ। ਛੋਰਿ ਛੋਰਿ ਚਿਤ੍ਰ ਕਰਿ ਦੇਈ। ੩੧। 

ਏਕ ਡੋਮ ਤਾ ਕੋ ਗ੍ਰਿਹ ਆਯੋ। ਖੇਲ ਰਿਸਾਲੂ ਸਾਥ _ਰਚਾਯੋ। 

ਪਗਿਯਾ ਬਸਤੁ ਅਸੂ ਜਬ ਹਾਰੇ। ਚਿਤ੍ਰ ਚਿਤ ਯੌ ਬਚਨ _ਉਚਾਰੇ। ੩੨। 
ਚੌਪਰ ਬਾਜ ਤੋਹਿ ਤਬ ਜਾਨੋ। ਮੇਰੋ _ਕਹਿਯੋ ਏਕ ਤੁਮ ਮਾਨੋ। 

ਸਿਰਕਪ ਕੇ ਸੰਗ ਖੇਲ ਰਚਾਵੋਂ। ਤਬ ਇਹ ਖੇਲ ਜੀਤਿ ਗ੍ਰਿਹ ਆਵੋ। ੩੩। 
ਯੌ ਸੁਣ ਬਚਨ ਰਿਸਾਲੂ ਧਾਯੋ। ਚੜਿ ਘੋਰਾ ਪੈ ਤਹੀ ਸਿਧਾਯੋ। 

ਸਿਰਕਪ ਕੇ ਦੇਸੰਤਰ ਆਯੋ। _ਆਨਿ ਰਾਵ ਸੋ ਖੇਲ ਰਚਾਯੋ। _੩੪। 


ਤਬ _ਸਿਰਕਪ ਛਲ ਅਧਿਕ ਸੁ ਧਾਰੇ। ਸਸਤ੍ਰ ਅਸਤ _ਬਸਤੂਨ ਜੁਤ ਹਾਰੇ। 
ਧਨ _ਹਰਾਇ _ਸਿਰ _ਬਾਜੀ _ਲਾਗੀ। ਸੋਊ ਜੀਤਿ ਲਈ _ਬਡਭਾਗੀ। _੩੫। 


ਜੀਤਿ ਤਾਹਿ ਮਾਰਨ ਲੈ ਧਾਯੋ। ਯੌ ਸੁਨਿ ਕੈ ਰਨਿਵਾਸਹਿ ਪਾਯੋ। 
ਯਾ ਕੀ ਸੁਤਾ ਕੋਕਿਲਾ ਲੀਜੈ। ਜਿਯ ਤੇ ਬਧ ਯਾ ਕੌ ਨਹਿ ਕੀਜੈ। ੩੬। 


ਤਬ ਤਿਹ ਜਾਨ ਮਾਫ ਕੈ ਦਈ। ਤਾ ਕੀ ਸੁਤਾ ਕੋਕਿਲਾ ਲਈ। 
ਦੰਡਕਾਰ ਮੈ ਸਦਨ _ਸਵਾਰਿਯੋ। ਤਾ ਕੇ ਬੀਚ ਰਾਖ ਤਿਹ _ਧਾਰਿਯੋ। _੩੭। 


ਤਾ ਕੋ ਲਰਿਕਾਪਨ ਜਬ _ਗਯੋ। _ਜੋਬਨ _ਆਨਿ _ਦਮਾਮੋ ਦਯੋ। 
ਰਾਜਾ ਨਿਕਟ ਨ ਤਾ ਕੇ ਆਵੈ। ਯਾ ਤੇ ਅਤਿ ਰਾਨੀ ਦੁਖੁ ਪਾਵੇ। ੩੮। 


ਏਕ ਦਿਵਸ ਰਾਜਾ ਜਬ _ਆਯੋ। _ਤਬ ਰਾਨੀ ਯੌ __ਬਚਨ ਸੁਨਾਯੋ। 
ਹਮ ਕੋ ਲੈ ਤੁਮ ਸੰਗ ਸਿਧਾਰੌ। ਬਨ ਮੈ ਜਹਾ ਮਗਨ ਕੌ_ਮਾਰੌ। ੩੯। 


ਲੈ ਰਾਜਾ ਤਿਹ ਸੰਗ _ਸਿਧਾਯੋ। ਜਹ ਮ੍ਰਿਗ ਹਨਤ ਹੇਤ ਤਹ ਆਯੋ। 
ਦੈ ਫੇਰਾ ਸਰ ਸੌ ਮ੍ਰਿਗ ਮਾਰਿਯੋ। ਯਹ ਕੌਤਕ _ਕੋਕਿਲਾ ਨਿਹਾਰਿਯੋ। _੪0। 
ਤਬ ਰਾਨੀ ਯੌ ਬਚਨ _ਉਚਾਰੇ। ਸੁਨੋ ਬਾਤ ਨ੍ਰਿਪ ਨਾਥ _ਹਮਾਰੇ। 

ਦ੍ਰਿਗਿ ਸਰ ਸੋ _ਮਿਗਿ ਕੋ ਹੋ ਮਾਰੌ। ਤੁਮ ਠਾਢੇ ਯਹ _ਚਰਿਤ ਨਿਹਾਰੋ। ੪੧। 


ਘੂੰਘਟ ਛੋਰਿ _ਕੋਕਿਲਾ ਧਾਈ। _ਮਿ੍‌ਗਿ ਲਖਿ _ਤਾਹਿ ਗਯੋ _ਉਰਝਾਈ। 
ਅਮਿਤ ਰੂਪ ਜਬ _ਤਾਹਿ _ਨਿਹਾਰਿਯੋ। _ਠਾਢਿ _ਰਹਿਯੋ ਨਹਿ _ਸੰਕ ਪਧਾਰਿਯੋ। 


ਚਰਿਤ੍ਰ ਪਾਖਿਆਨ ੩੫੫ 


ਉਸ ਦਾ ਨਾਂ ਰਿਸਾਲੂ ਰਖਿਆ। ਚੈਡਿਕਾ ਨੇ ਇਸ ਤਰ੍ਹਾਂ ਕਿਹਾ ਕਿ ਇਹ ਮਹਾਨ ਜਤੀ 
ਜੋਧਾ _ਹੋਵੇਗਾ। ਇਸ ਵਰਗਾ ਜਗਤ _ਵਿਚ ਹੋਰ ਕੋਈ ਨਹੀਂ ਹੈ।੨੯। 

ਜਿਉਂ ਜਿਉਂ ਰਿਸਾਲੂ ਵੱਡਾ ਹੋਣ ਲਗਿਆ ਤਾਂ ਉਹ ਨਿੱਤ ਸ਼ਿਕਾਰ ਕਰ ਕੇ ਹਿਰਨ 
(ਆਦਿ _ਜੰਗਲੀ ਪਸ਼ੂ) ਮਾਰਨ _ਲਗਿਆ। _(ਉਹ) ਦੇਸ ਦੇਸਾਂਤਰਾਂ ਦੀ ਸੈਰ ਕਰਦਾ ਸੀ ਅਤੇ 
ਕਿਸੇ ਵੀ ਰਾਜੇ ਤੋਂ ਡਰਦਾ ਨਹੀਂ _ਸੀ।੩0। 

ਜਦੋਂ ਸ਼ਿਕਾਰ ਖੇਡ ਕੇ ਘਰ _ਪਰਤਦਾ ਤਾਂ ਚੌਪੜ ਦੀ ਖੇਡ ਰਚਾ _ਲੈਂਦਾ। ਉਹ ਰਾਜਿਆਂ 
ਦੇ ਚਿਤ ਨੂੰ ਜਿਤ ਲੈਂਦਾ ਅਤੇ ਕੋਈ ਚਿੰਨ੍ਹ _ਲਗਾ-ਲਗਾ _ਕੇ _ਛਡ _ਦਿੰਦਾ।੩੧। 

ਉਸ ਦੇ ਘਰ ਇਕ ਡੂਮ ਆਇਆ ਅਤੇ ਉਸ ਨੇ ਰਿਸਾਲੂ ਨਾਲ (ਸ਼ਤਰੰਜ) ਦੀ ਖੇਡ 
ਰਚਾ ਦਿੱਤੀ। (ਉਹ ਡੂਮ) ਜਦ ਬਸਤ੍ਰ, ਪਗੜੀ ਅਤੇ ਘੋੜਾ ਹਾਰ ਗਿਆ ਤਾਂ ਚਿੰਨ੍ਹ ਚਿਤਰਨ 
ਵੇਲੇ ਉਸ ਨੇ _(ਰਿਸਾਲੂ ਨੂੰ) _ਕਿਹਾ--।੩੨। 

(ਮੈਂ) ਤੈਨੂੰ ਚੌਪੜਬਾਜ਼ ਉਦੋਂ _ਸਮਝਾਂਗਾ ਜੇ ਤੂੰ ਮੇਰਾ ਇਕ ਕਿਹਾ _ਮੰਨੇਗਾ। ਸਿਰਕਪ (ਰਾਜੇ 
ਨਾਲ ਸ਼ਤਰੰਜ ਦੀ) ਖੇਡ _ਰਚਾਏਂਗਾ ਅਤੇ ਤਦ ਇਹ ਖੇਡ ਜਿਤ ਕੇ ਘਰ ਨੂੰ ਆਵੇਂਗਾ।੩੩। 

ਇਹ ਬੋਲ ਸੁਣ ਕੇ ਰਿਸਾਲੂ ਘੋੜੇ ਉਤੇ ਚੜ੍ਹ ਕੇ ਉਸ ਵਲ ਚਲ ਪਿਆ। ਸਿਰਕਪ ਦੇ 
ਦੇਸ ਵਿਚ ਆ ਗਿਆ ਅਤੇ ਆ ਕੇ ਰਾਜੇ ਨਾਲ ਖੇਡਣਾ ਸ਼ੁਰੂ _ਕੀਤਾ।੩੪। 

ਤਦ ਸਿਰਕਪ ਨੇ ਬਹੁਤ ਛਲ ਕਪਟ ਕੀਤੇ, (ਪਰ) ਸ਼ਸਤ੍ਰ, ਅਸਤ ਅਤੇ ਬਸਤੁ _ਸਮੇਤ 
(ਸਭ ਕੁਝ) ਹਾਰ ਦਿੱਤਾ। ਧਨ ਹਾਰ ਕੇ ਉਸ ਨੇ ਸਿਰ ਦੀ ਬਾਜ਼ੀ ਲਗਾ ਦਿੱਤੀ, ਉਹ ਵੀ 
ਵਡਭਾਗੀ _(ਰਿਸਾਲੂ) _ਨੇ ਜਿੱਤ ਲਈ।੩੫। 

ਉਸ ਨੂੰ ਜਿਤ ਕੇ (ਉਹ) ਮਾਰਨ ਨੂੰ ਤੁਰਿਆ। (ਉਸ ਨੇ) ਰਣਵਾਸ ਤੋਂ ਇਹ ਸੁਣਿਆ 
ਕਿ ਇਸ ਦੀ ਪੁੰਤਰੀ ਕੋਕਿਲਾ ਲੈ ਲਵੋ, ਪਰ ਇਸ ਨੂੰ ਜਾਨ ਤੋਂ ਨ ਮਾਰੋ।੩੬। 

ਤਦ ਉਸ ਨੇ (ਸਿਰਕਪ ਦੀ) ਜਾਨ ਮਾਫ਼ ਕਰ ਦਿੱਤੀ ਅਤੇ ਉਸ ਦੀ ਪੁੱਤਰੀ ਕੋਕਿਲਾ 
ਲੈ ਲਈ। (ਉਸ ਨੇ) ਦੰਡਕਾਰ _(ਦੰਡਕ _ਬਨ) ਵਿਚ ਮਹੱਲ ਬਣਵਾਇਆ ਅਤੇ ਉਸ _ਵਿਚ 
ਉਸ ਨੂੰ ਟਿਕਾ ਦਿੱਤਾ।੩੭। 

ਜਦ ਉਸ ਦਾ ਬਚਪਨ ਖਤਮ ਹੋਇਆ, (ਤਦ) ਜਵਾਨੀ ਨੇ ਆ ਕੇ ਨਗਾਰਾ ਵਜਾਇਆ। 
(ਪਰ) ਰਾਜਾ ਉਸ ਦੇ ਨੇੜੇ ਨਹੀਂ ਜਾਂਦਾ ਸੀ, ਜਿਸ ਕਰ ਕੇ ਰਾਣੀ ਬਹੁਤ ਦੁਖੀ ਹੁੰਦੀ ਸੀ।੩੮। 

ਇਕ ਦਿਨ ਜਦ ਰਾਜਾ ਆਇਆ ਤਾਂ ਰਾਣੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ। 
ਤੁਸੀਂ ਮੈਨੂੰ ਨਾਲ ਲੈ ਕੇ (ਉਥੇ) ਚਲੋ ਜਿਥੇ (ਤੁਸੀਂ) ਜੰਗਲ ਵਿਚ _ਹਿਰਨਾਂ (ਜੰਗਲੀ ਪਸ਼ੂਆਂ) 
ਨੂੰ ਮਾਰਦੇ _ਹੋ।੩੯। 

ਰਾਜਾ ਉਸ ਨੂੰ ਨਾਲ ਲੈ ਕੇ ਉਥੇ ਗਿਆ ਜਿਥੇ ਉਹ ਹਿਰਨਾਂ ਨੂੰ ਮਾਰਨ ਲਈ ਆਉਂਦਾ 
ਸੀ। (ਰਾਜੇ ਨੇ) ਹਿਰਨ ਨੂੰ ਫੇਰਾ ਦੇ ਕੇ (ਅਰਥਾਤ ਭਜਾ ਕੇ) ਬਾਣ ਨਾਲ ਮਾਰ _ਦਿੱਤਾ। 
ਇਹ ਕੌਤਕ _ਕੋਕਿਲਾ ਨੇ _ਵੇਖਿਆ।੪0। 

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ--ਹੇ ਰਾਜਨ! ਮੇਰੀ ਇਕ ਗੱਲ ਸੁਣੋਂ। ਮੈਂ ਨੈਣਾਂ ਦੇ 
ਬਾਣਾਂ ਨਾਲ ਹੀ ਹਿਰਨ ਨੂੰ ਮਾਰ _ਦੇਵਾਂਗੀ। ਤੁਸੀਂ (ਇਥੇ) _ਖੜੋਤੇ ਇਹ ਚਰਿਤ੍ਰ _ਵੇਖੋ।੪੧। 

ਘੁੰਘਟ ਨੂੰ ਛਡ ਕੇ ਕੋਕਿਲਾ ਭਜਦੀ ਹੋਈ ਆਈ। ਹਿਰਨ ਉਸ (ਦੇ ਰੂਪ) ਨੂੰ ਵੇਖ ਕੇ 
ਉਲਝ _ਗਿਆ (ਅਰਥਾਤ! ਚਕਰਾ _ਗਿਆ)। ਜਦ ਉਸ ਦੀ ਅਸੀਮ ਸੁੰਦਰਤਾ ਵੇਖੀ ਤਾਂ 
ਉਥੇ _ਨਿਸੰਗ _ਖੜੋਤਾ ਰਿਹਾ ਅਤੇ ਨ _ਦੌੜਿਆ।੪੨। 


੩੫੬ 


ਸੀ _ਦਸਮ-ਗ੍ੂੰਥ _ਸਾਹਿਬ 


ਕਰ ਸੌ ਮ੍ਰਿਗ ਰਾਨੀ ਜਬ _ਗਹਿਯੋ। ਯਹ ਕੌਤਕ _ਰੀਸਾਲੂ _ਲਹਿਯੋ। 

ਤਬ ਚਿਤ ਭੀਤਰ ਅਧਿਕ _ਰਿਸਾਯੋ। ਕਾਨ ਕਾਟ ਕੈ ਤਾਹਿ ਪਠਾਯੋ। _੪੩। 
ਕਾਨ _ਕਟਿਯੋ ਮ੍ਰਿਗ ਲਖਿ ਜਬ _ਪਾਯੋ। ਸੋ _ਹੋਡੀ ਮਹਲਨ ਤਰ _ਆਯੋ। 
ਸਿੰਧ ਦੇਸ ਏਸੂਰ ਗਹਿ ਲਯੋ। ਚੜਿ ਘੋੜਾ ਪੈ ਪਾਛੇ ਧਯੋ। ੪੪। 


ਤਬ ਆਗੇ ਤਾ ਕੇ ਮ੍ਰਿਗ ਧਾਯੋ। ਮਹਲ ਕੋਕਿਲਾ ਕੇ ਤਰ ਆਯੋ। 
ਹੋਡੀ ਤਾ ਕੋ ਰੂਪ ਨਿਹਾਰਿਯੋ। ਹਰਿ ਅਰਿ ਸਰ ਤਾ ਕੌ ਤਨੁ ਮਾਰਿਯੋ। ੪੫। 


ਹੋਡੀ ਜਬ _ਕੋਕਿਲਾ ਨਿਹਾਰੀ। _ਬਿਹਸਿ ਬਾਤ ਇਹ _ਭਾਤਿ ਉਚਾਰੀ। 
ਹਮ ਤੁਮ ਆਉ ਬਿਰਾਜਹਿੰ ਦੋਊ। ਜਾ ਕੋ ਭੇਦ ਨ ਪਾਵਤ ਕੋਊ। ੪੬। 
ਹੈ ਤੇ ਉਤਰ ਭਵਨ ਪਗ _ਧਾਰਿਯੋ। _ਆਨਿ _ਕੋਕਿਲਾ ਸਾਥ _ਬਿਹਾਰਿਯੋ। 
ਭੋਗ ਕਮਾਇ ਬਹੁਰਿ ਉਠ _ਗਯੋ। _ਦੁਤਯ ਦਿਵਸ ਪੁਨਿ ਆਵਤ _ਭਯੋ। _੪੭। 


ਤਬ ਮੈਨਾ ਯਹ _ਭਾਤਿ _ਬਖਾਨੀ। _ਕਾ _ਕੋਕਿਲਾ ਤੂ ਭਈ _ਅਯਾਨੀ। 
ਯੌ ਸੁਨਿ ਬੈਨ ਤਾਹਿ ਹਨਿ ਡਾਰਿਯੋ। ਤਬ ਸੁਕ ਤਿਹ ਇਹ ਭਾਤਿ ਉਚਾਰਿਯੋ। ੪੮। 


ਭਲੋ ਕਰਿਯੋ ਮੈਨਾ ਤੈ _ਮਾਰੀ। 
ਮੋਕਹ ਕਾਢਿ ਹਾਥ ਪੈ ਲੀਜੈ। 


ਸਿੰਧ ਏਸ ਕੇ ਸਾਥ ਬਿਹਾਰੀ। 
ਬੀਚ _ਪਿੰਜਰਾ ਰਹਨ ਨ ਦੀਜੈ। ੪੯। 


ਚੱਪਣਾ 
ਤਬ ਤਿਹ ਕਾਢਿ ਹਾਥ ਪੈ ਲਯੋ। ਦ੍ਰਿਸਟਿ ਚੁਕਾਇ ਸੂਆ ਉਡਿ _ਗਯੋ। 
ਜਾਇ ਰਿਸਾਲੂ _ਸਾਥ _ਜਤਾਯੋ। _ਖੇਲਤ ਕਹਾ ਚੋਰ ਗ੍ਰਿਹਿ ਆਯੋ। _੫੧। 


ਯੌ ਸੁਨਿ ਬੈਨਿ ਰਿਸਾਲੂ ਧਾਯੋ। ਤੁਰਤੁ ਧੌਲਹਰ ਕੇ ਤਟ ਆਯੋ। 
ਭੇਦ ਕੋਕਿਲਾ ਜਬ _ਲਖਿ ਪਾਯੋ। ਸਫ ਕੇ ਬਿਖੈ ਲਪੇਟਿ ਦੁਰਾਯੋ। ੫੨। 


ਕਹਿਯੋ ਬਕਤ੍ਰ _ਫੀਕੌ ਕਿਯੋ _ਭਯੋ। ਜਨੁ ਕਰਿ ਰਾਹੁ ਲੂਟਿ ਸਸਿ ਲਯੋ। 
ਅੰਬੁਯਨ ਕੀ ਅੰਝਿਆ ਕਿਨ _ਹਰੀ। ਢੀਲੀ ਸੇਜ ਕਹੋ ਕਿਹ _ਕਰੀ। ੫੩। 


ਚਰਿਤ੍ਰ ਪਾਖਿਆਨ ੩੫੭ 


ਜਦ _ਰਾਣੀ ਨੇ ਹੱਥ ਨਾਲ ਹਿਰਨ ਪਕੜ ਲਿਆ ਅਤੇ ਰਿਸਾਲੂ ਨੇ ਇਹ ਕੌਤਕ 
ਵੇਖਿਆ, ਤਦ ਉਹ ਮਨ ਵਿਚ ਬਹੁਤ ਕ੍ਰੋਧਿਤ ਹੋਇਆ ਅਤੇ ਕੰਨ ਕਟ ਕੇ ਉਸ ਨੂੰ ਭਜਾ 
ਦਿੱਤਾ।੪੩। 

ਜਦ ਹਿਰਨ ਨੇ ਕੰਨ ਕਟੇ ਹੋਏ ਵੇਖੇ (ਤਾਂ) ਉਹ ਹੋਡੀ ਦੇ ਮਹੌਲ ਹੇਠਾਂ ਆ ਗਿਆ। 
ਸਿੰਧ ਦੇਸ ਦੇ ਰਾਜੇ ਨੇ (ਜਦ) ਉਸ ਨੂੰ ਵੇਖਿਆ (ਤਾਂ) ਉਹ ਘੋੜੇ ਉਤੇ ਚੜ੍ਹ ਕੇ ਉਸ ਦੇ 
ਪਿਛੇ _ਦੌੜਿਆ।੪੪। 

ਤਦ ਉਸ ਦੇ ਅਗੇ ਹਿਰਨ ਦੌੜਦਾ ਹੋਇਆ _ਕੋਕਿਲਾ ਦੇ ਮਹੱਲ ਹੇਠਾਂ ਆ __ਗਿਆ। 
ਹੋਡੀ (ਰਾਜੇ) ਨੇ ਉਸ (ਕੋਕਿਲਾ) ਦਾ ਰੂਪ ਵੇਖਿਆ ਤਾਂ ਕਾਮ ਦੇਵ (“ਹਰਿ-ਅਰਿ”) ਨੇ ਉਸ 
ਦੇ ਸ਼ਰੀਰ ਵਿਚ _ਤੀਰ _ਮਾਰਿਆ।੪੫। 

ਹੋਡੀ ਨੂੰ ਜਦ ਕੋਕਿਲਾ ਨੇ ਵੇਖਿਆ ਤਾਂ ਹਸ ਕੇ ਇਸ ਤਰ੍ਹਾਂ ਗੌਲ ਕਹੀ-- ਆਓ, ਮੈਂ 


ਤੇ ਤੁਸੀਂ ਇਕੱਠੇ _ਬਹੀਏ, ਜਿਸ ਦਾ ਭੇਦ ਕਿਸੇ ਨੂੰ ਪਤਾ ਨਹੀਂ _ਲਗੇਗਾ।੪੬। 


(ਰਾਜਾ ਹੋਡੀ) ਘੋੜੇ ਤੋਂ ਉਤਰ ਕੇ ਮਹੱਲ ਵਿਚ ਦਾਖ਼ਲ ਹੋਇਆ ਅਤੇ ਆ ਕੇ 
ਕੋਕਿਲਾ ਨਾਲ _ਸਹਿਵਾਸ _ਕੀਤਾ। ਭੋਗ ਕਰ ਕੇ ਫਿਰ ਉਠ (ਕੇ ਚਲਾ) ਗਿਆ ਅਤੇ ਦੂਜੇ 
ਦਿਨ ਫਿਰ ਆ ਗਿਆ।8੭। 

ਤਦ ਮੈਨਾ ਨੇ ਇਸ ਤਰ੍ਹਾਂ ਕਿਹਾ-- ਕੀ ਕੋਕਿਲਾ ਤੂੰ ਇਆਣੀ ਹੋ ਗਈ ਹੈਂ। (ਉਸ ਦੇ) 
ਇਸ ਤਰ੍ਹਾਂ ਦੇ ਬੋਲ ਸੁਣ ਕੇ ਉਸ ਨੂੰ ਮਾਰ ਦਿੱਤਾ। ਤਦ ਤੋਤੇ ਨੇ ਉਸ ਪ੍ਰਤਿ ਇਸ ਤਰ੍ਹਾਂ 
ਕਿਹਾ--।੪੮। 

ਤੂੰ ਚੰਗਾ _ਕੀਤਾ ਕਿ ਮੈਨਾ ਨੂੰ ਮਾਰ ਦਿੱਤਾ ਹੈ ਅਤੇ ਸਿੰਧ ਦੇਸ ਦੇ ਰਾਜੇ _ਨਾਲ 
ਸਹਿਵਾਸ ਕੀਤਾ ਹੈ। ਮੈਨੂੰ (ਪਿੰਜਰੇ ਵਿਚੋਂ) ਕਢ ਕੇ ਹੱਥ ਉਤੇ ਧਰ ਲਵੋ ਅਤੇ ਪਿੰਜਰੇ ਵਿਚ 


ਰਹਿਣ ਨ ਦਿਓ।੪੯। 
ਨੱਰਠਾ 

ਮਤਾਂ ਰਿਸਾਲੂ ਇਸ ਸਥਾਨ ਉਤੇ ਆ ਪਹੁੰਚੇ ਅਤੇ ਮੈਨੂੰ ਅਤੇ ਤੈਨੂੰ ਵੇਖ ਕੇ ਸਿੰਧ ਨਦੀ 
ਵਿਚ _ਵਹਾ ਕੇ _ਜਮਲੋਕ _ਭੇਜ _ਦੇਵੇ।੫0। 
ਚੱਪਾਣ 

ਤਦ (ਕੋਕਿਲਾ ਨੇ) ਉਸ ਤੋਤੇ ਨੂੰ ਕਢ ਕੇ ਹੱਥ ਉਤੇ ਧਰ _ਲਿਆ। ਨਜ਼ਰ _ਬਚਾ ਕੇ 
ਤੋਤਾ (ਉਥੋਂ) ਉਡ ਗਿਆ। (ਉਸ ਨੇ) ਜਾ ਕੇ ਰਿਸਾਲੂ ਨੂੰ ਦਸਿਆ ਕਿ ਤੂੰ ਕਿਥੇ (ਸ਼ਿਕਾਰ) 
ਖੇਡ ਰਿਹਾ ਹੈਂ, (ਤੇਰੇ) ਘਰ ਚੋਰ ਆ ਗਿਆ ਹੈ।੫੧। 

ਇਹ ਬੋਲ ਸੁਣ ਕੇ (ਰਾਜਾ) _ਰਿਸਾਲੂ ਦੌੜ ਪਿਆ ਅਤੇ ਤੁਰਤ ਮਹੱਲ ਦੇ ਨੇੜੇ ਆ 
ਗਿਆ। ਜਦੋਂ _ਕੋਕਿਲਾ ਨੂੰ ਇਸ ਭੇਦ ਦਾ ਪਤਾ ਲਗਿਆ (ਤਾਂ ਉਸ ਨੇ ਰਾਜਾ ਹੋਡੀ ਨੂੰ) 
ਚਟਾਈ ਵਿਚ ਲਪੇਟ ਕੇ ਛੁਪਾ _ਦਿੱਤਾ।੫੨। 

(ਰਾਜਾ _ਰਿਸਾਲੂ ਨੇ _ਕੋਕਿਲਾ ਨੂੰ) ਕਿਹਾ--- (ਤੇਰਾ) ਮੂੰਹ ਫਿੱਕਾ ਕਿਉਂ ਪੈ ਗਿਆ ਹੈ, 
(ਇੰਜ ਪੂਤੀਤ ਹੁੰਦਾ ਹੈ) ਮਾਨੋ ਰਾਹੂ ਨੇ ਚੰਦਰਮਾ ਨੂੰ ਲੁਟ (ਗੁਸ) ਲਿਆ ਹੋਵੇ। ਕਮਲ ਵਰਗੇ 
ਮੁਖੜੇ ('ਅੰਬੁਯਨ”) ਦੀ ਚਮਕ (ਅਬਿਆ”) ਕਿਸ ਨੇ ਹਰ ਲਈ ਹੈ ਅਤੇ (ਇਹ ਵੀ) ਦਸ ਕਿ 
ਸੇਜ ਨੂੰ _ਢਿਲਾ ਕਿਸ _ਕੀਤਾ ਹੈ।੫੩। 


੩੫੮ ਸੀ _ਦਸਮ-ਗ੍ੂੰਥ _ਸਾਹਿਬ 


ਦੰਹਾਰਾ 
ਜਬ ਤੇ ਗਏ ਅਖੇਟ ਤੁਮ ਤਬ ਤੇ ਮੈ ਦੁਖ ਪਾਇ। 
ਘਾਯਲ ਜ੍ ਯੋ _ਘੂੰਮਤ ਰਹੀ ਬਿਨਾ _ਤਿਹਾਰੇ _ਰਾਇ। _੫੪। 


ਦੱਪਲ? 
ਬਾਤ _ਬਹੀ _ਅੰਬਿਯਨ ਲੈ _ਗਈ। _ਮੋ ਤਨ ਮੈਨੁਪਜਾਵਤਿ ਭਈ। 
ਤਬ ਮੈ ਲਏ ਅਧਿਕ ਪਸਵਾਰੇ। ਜੈਸੇ ਮ੍ਰਿਗ ਸਾਯਕ ਕੇ _ਮਾਰੇ। ੫੫। 


ਦੰਹਰਾ 
ਤਵ ਦਰਸਨ ਲਖਿ ਚਿਤ ਕੋ ਮਿਟਿ ਗਯੋ _ਸੋਕ ਅਪਾਰ। 
ਜਯੋ _ਚਕਵੀ ਪਤਿ ਆਪਨੇ _ਦਿਵਕਰ ਨੈਨ _ਨਿਹਾਰ। _੫੭। 


ਯੋ ਰਾਜਾ ਰਾਨੀ _ਬਰਮਾਯੋ। _ਘਰੀਕ ਬਾਤਨ ਸੋ __ਉਰਝਾਯੋ। 
ਪੁਨਿ ਤਾ ਸੋ ਇਹ ਭਾਤਿ ਉਚਾਰੋ। ਸੁਨੋ ਰਾਵ ਜੂ ਬਚਨ _ਹਮਾਰੋ। ੫੮। 


ਹਮ ਤੁਮ ਕਰ ਮੇਵਾ ਦੋਊ ਲੇਹੀ। ਡਾਰਿ ਡਾਰਿ ਯਾ ਸਫ ਮੈ ਦੇਹੀ। 
ਹਮ ਦੋਊ ਦਾਵ ਇਹੈ ਬਦ ਡਾਰੈ। ਸੋ_ਹਾਰੈ ਜਿਹ ਪਰੈ ਕਿਨਾਰੈ। ੫੯। 
ਦੰਹਾਰਾ 
ਤਬ _ਦੁਹੂੰਅਨ ਮੇਵਾ ਲਯੋ ਐਸੇ ਬੈਨ _ਬਖਾਨਿ। 
ਚਤੁਰਿ ਨ੍ਰਿਪਤਿ ਅਤਿ ਚਿਤ ਹੁਤੋ ਇਹੀ ਬੀਚ _ਗਯੋ __ਜਾਨਿ। ੬0। 


ਚੱਪਣਾ 
ਤਬ _ਰਾਜੈ ਇਹ ਬਚਨ _ਉਚਾਰੀ। ਸੁਨੁ _ਰਾਨੀ _ਕੋਕਿਲਾ ਪਿਆਰੀ। 
ਏਕ _ਹਰਾਇ _ਮ੍ਰਿਗਿਹਿ ਮੈ ਆਯੋ। _ਕੰਪਤ ਬੂਟ ਮੈਂ _ਦੁਰਿਯੋ ਡਰਾਯੋ। _੬੧। 


ਹੌਡੀ ਬਾਤ ਮੂੰਡ ਇਹ ਆਨੀ। _ਮ੍ਿਗਿ ਪੈ ਕਰਿ _ਕੋਕਿਲਾ ਪਛਾਨੀ। 
ਕਹੇ ਤੌ ਤੁਰਤ ਤਾਹਿ ਹਨਿ ਲ੍ਯਾਊ। ਤਾ ਕੋ ਤੁਮ ਕੋ ਮਾਸੁ ਖਵਾਊ। ੬੨। 


ਤਬ ਕੋਕਿਲਾ ਖੁਸੀ ਹੈ ਗਈ। ਚਾਹਤ ਥੀ ਚਿਤ ਮੈ ਸੋ ਭਈ। 
ਯਹ ਇਨ ਮੂੜ ਭੇਦ ਨਹਿ ਪਾਯੋ। ਤਜਿ ਯਾ ਕੌ ਮ੍ਰਿਗ ਕੋ ਤਬ ਧਾਯੋ। ੬੩। 


ਚਰਿਤ੍ਰ ਪਾਖਿਆਨ ੩੫੯ 


ਦੰਹਰਾ 


(ਰਾਣੀ ਨੇ ਉੱਤਰ ਦਿੱਤਾ) ਜਿਸ ਵੇਲੇ ਦੇ ਤੁਸੀਂ ਸ਼ਿਕਾਰ ਗਏ ਹੋ ਤਦ ਦਾ ਮੈਂ ਬਹੁਤ 
ਦੁਖ ਪਾ ਰਹੀ _ਹਾਂ। ਹੇ ਰਾਜਨ! ਤੇਰੇ ਬਿਨਾ ਮੈਂ ਘਾਇਲ ਵਾਂਗ ਘੁੰਮਦੀ ਫਿਰਦੀ ਹਾਂ।੫੪। 
ਚੱਪਾਣ 

ਹਵਾ ਚਲੀ, (ਤਾਂ ਮੇਰੇ) ਕਮਲ _ਵਰਗੇ ਮੁਖੜੇ ਦੀ ਚਮਕ ਲੈ ਗਈ ਅਤੇ ਮੇਰੇ 
ਵਿਚ ਕਾਮ ਦੀ ਭਾਵਨਾ ਪੈਦਾ ਕਰ _ਗਈ। _ਤਦ ਮੈਂ ਬਹੁਤ ਕਰਵਟਾਂ ਲਈਆਂ ਜਿਵੇਂ ਤੀਰ 
ਵਜਿਆਂ ਹਿਰਨ (ਲੈਂਦਾ ਹੈ)।੫੫। 

ਇਸ ਕਰ ਕੇ ਮੋਤੀਆਂ ਦੀ ਲੜੀ ਟੁਟ ਗਈ ਹੈ, ਮਾਨੋ ਤਾਰਿਆਂ ਸਮੇਤ ਰਾਤ ਨੂੰ ਸੂਰਜ 
ਨੇ ਦੂਰ ਕਰ ਦਿੱਤਾ ਹੋਵੇ। (ਮੈਂ) ਕਾਮ ਕਰ ਕੇ ਬਹੁਤ ਦੁਖੀ ਹੋ ਗਈ, ਇਸ ਕਰ ਕੇ ਸੇਜ 
ਢਿਲੀ ਹੋਂ _ਗਈ।੫੬। 
ਦੰਹਰਾ 


ਦਾ ਅਪਾਰ ਦੁਖ ਮਿਟ ਗਿਆ ਹੈ 
(ਪੁਸੰਨ ਹੋ _ ਜਾਂਦੀ ਹੈ)।੫੭। 


ਰਖਿਆ। ਫਿਰ ਉਸ ਨੂੰ ਇਸ ਤਰ੍ਹਾਂ ਕਿਹਾ ਕਿ ਹੇ ਰਾਜਨ! ਮੇਰੀ ਗੱਲ ਸੁਣੋ। ਪ੮। 


ਮੈਂ ਤੇ ਤੁਸੀਂ ਦੋਵੇ ਹੱਥਾਂ ਵਿਚ ਮੇਵਾ ਲੈ ਕੇ ਚਟਾਈ ਵਿਚ ਸੁਟਾਂਗੇ। ਅਸੀਂ ਦੋਵੇਂ ਇਹ 
ਦਾਉ _ਲਗਾਵਾਂਗੇ। _ਉਹ _ਹਾਰੇਗਾ ਜਿਸ ਦਾ _(ਨਿਸ਼ਾਣਾ) ਕੰਢੇ ਉਤੇ _ਲਗੇਗਾ।੫੯। 
ਦੰਹਰਾ” 


ਇਸ ਤਰ੍ਹਾਂ ਗੌਲ ਕਰ ਕੇ ਤਦ ਦੋਹਾਂ ਨੇ ਮੇਵਾ ਲੈ ਲਿਆ। ਰਾਜਾ ਬਹੁਤ ਸਿਆਣਾ ਸੀ, 
ਇਸ (ਗੱਲ ਨੂੰ) ਚਿਤ ਵਿਚ ਜਲਦੀ ਸਮਝ _ਗਿਆ।੬0। 
ਚੱਪਾਣ 

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ--ਹੇ ਪਿਆਰੀ _ਕੋਕਿਲਾ ਰਾਣੀ! ਸੁਣ, ਮੈਂ ਇਕ ਹਿਰਨ 
ਹਰਾ ਕੇ ਆਇਆ ਹਾਂ। ਉਹ ਡਰ ਦਾ ਮਾਰਿਆ ਕੰਬਦਾ ਹੋਇਆ ਬੂਟਿਆਂ ਵਿਚ ਆ ਲੁਕਿਆ 
ਹੰ।੬੧। 

(ਰਾਜਾ _ਰਿਸਾਲੂ ਨੇ) ਇਹ ਗੱਲ ਹੋਡੀ ਰਾਜੇ ਦੇ ਸਿਰ ਉਤੇ ਟਿਕਾਈ ਹੈ, ਪਰ _ਕੋਕਿਲਾ 
ਨੇ ਹਿਰਨ ਉਤੇ ਸਮਝੀ ਹੈ। (ਰਾਜੇ ਨੇ ਕਿਹਾ--) ਜੇ ਕਹੇਂ ਤਾਂ ਤੁਰਤ ਉਸ ਨੂੰ ਮਾਰ ਲਿਆਵਾਂ 
ਅਤੇ _ਉਸ _ਦਾ ਮਾਸ ਤੈਨੂੰ _ਖਵਾਵਾਂ।੬੨। 

ਤਦ ਕੋਕਿਲਾ ਪ੍ਰਸੰਨ ਹੋ _ਗਈ। (ਜੋ ਉਹ) ਚਿਤ ਵਿਚ ਚਾਹੁੰਦੀ ਸੀ, ਉਹੀ (ਗੱਲ) 
ਹੋਈ। ਇਹ ਭੇਦ ਇਸ ਮੂਰਖ (ਰਾਣੀ) ਨੇ ਨ _ਸਮਝਿਆ। ਤਦ (ਰਾਜਾ _ਰਿਸਾਲੂ) ਉਸ ਨੂੰ 
ਛਡ ਕੇ ਹਿਰਨ ਵਲ ਚਲਾ ਗਿਆ।੬੩। 


੩੬0 


ਸੀ _ਦਸਮ-ਗ੍ੂੰਥ _ਸਾਹਿਬ 


ਸੀੜਿਨ ਬੀਚ ਨ੍ਰਿਪਤਿ ਲਗ _ਰਹਿਯੋ। _ਤੀਰ ਕਮਾਨ ਹਾਥ ਮੈ _ਗਹਿਯੋ। 

ਜਬ ਹੋਡੀ ਤਿਹ ਠਾ ਚਲਿ ਆਯੋ। _ਬਿਹਸਿ _ਰਿਸਾਲੂ _ਬਚਨ ਸੁਨਾਯੋ। _੬੪। 
ਅਬ ਤੁਮ ਕਹਿਯੋ ਪੌਰਖਹਿ ਧਰੋਂ। ਮੋ ਪਰ ਪੂਥਮ ਘਾਇ ਕਹ ਕਰੋ। 

ਕੰਪਤ _ਤੁਸਤ ਨਹਿ _ਸਸਤ੍ _ਸੈਭਾਰਿਯੋ। _ਤਨਿ _ਧਨੁ _ਬਾਨ _ਰਿਸਾਲੂ _ਮਾਰਿਯੋ। ੬੫। 


ਲਾਗਤ _ਬਾਨ _ਧਰਨਿ _ਗਿਰ _ਪਰਿਯੋ। ਏਕੈ _ਬ੍ਰਿਣ ਲਾਗਤ _ਹੀ ਮਰਿਯੋ। 
ਤਾ ਕੋ ਤੁਰਤ ਮਾਸੁ ਕਟਿ ਲੀਨੋ। ਭੂਜਿ ਕੋਕਿਲਾ ਕੌ ਲੈ ਦੀਨੋ। ੬੬। 


ਜਬ _ਤਿਹ ਮਾਸੁ _ਕੋਕਿਲਾ ਖਾਯੋ। _ਲਗਿਯੋ __ਸਲੌਨੋ ਅਤਿ _ਚਿਤ ਭਾਯੋ। 
ਜਾ ਕੇ ਤੁਲਿ ਮਾਸੁ ਕੋਊ ਨਾਹੀ। ਰਾਜਾ_ਮੈ _ਰੀਝੀ ਮਨ _ਮਾਹੀ। ੬੭। 


ਤਬ _ਰੀਸਾਲੂ _ਬਚਨ _ਉਚਾਰੇ। ਵਹੈ ਮਿਰਗ _ਕਰ _ਪਰਿਯੋ _ਹਮਾਰੇ। 
ਜਿਯਤ ਤੂ ਜਾ ਸੌ ਭੋਗ ਕਮਾਯੋ। ਮਰੇ ਪ੍ਰਾਤ ਮਾਸੁ ਤਿਹ ਖਾਯੋ। ੬੮। 


ਜਬ _ਯਹ _ਤਨਿਕ _ਭਨਿਕ ਸੁਨਿ _ਪਈ। _ਲਾਲ ਹੁਤੀ ਪਿਯਰੀ ਹ੍ਹੈ _ਗਈ। 
ਧ੍ਰਿਗਿ ਜਿਯਬੋ ਇਹ ਜਗਤ _ਹਮਾਰੋ। ਜਿਨ _ਘਾਯੋ _ਨਿਜੁ ਮੀਤ ਪ੍ਯਾਰੋ। ੬੯। 


ਦੰਹਰਾ 
ਸੁਨਤ ਕਟਾਰੀ ਨ੍ਰਿਪਤਿ ਕੀ ਲੈ ਅਪਨੇ ਉਰਿ ਮਾਰਿ। 
ਉਰਿ _ਹਨਿ ਧੋਲਹਰ ਤੇ ਗਿਰੀ ਹੋਡਿਹਿ ਨੈਨ ਨਿਹਾਰ। ੭0। 
ਉਦਰ ਕਟਾਰੀ ਮਾਰਿ ਕੈ ਪਰੀ ਮਹਲ ਤੈ ਟੂਟਿ। 
ਏਕ ਘਰੀ ਸਸਤਕ ਰਹੀ ਬਹੁਰਿ ਪ੍ਰਾਨ ਗੇ ਛੂਟਿ। ੭੧। 


ਚੱਪਲਾਂ 


ਗ੍ਰਿਹ ਤੇ ਟੂਟਿ ਧਰਨਿ ਪਰ _ਪਰੀ। ਲਾਜ ਮਰਤ _ਜਮਪੁਰ ਮਗੁ _ਧਰੀ। 
ਤਬ ਚਲ ਤਹਾ ਰਿਸਾਲੂ _ਆਯੋ। _ਮਾਸ ਕੂਕਰਨ ਦੁਹੂੰ _ਖਵਾਯੋ। _੭੨। 


ਦੰਹਰਾ 
ਜੋ _ਬਨਿਤਾ ਪਤਿ ਆਪਨੋ ਤ੍ਯਾਗ ਔਰ ਪੈ _ਜਾਇ। 
ਸੋ ਐਸੋ ਪੁਨਿ ਤੁਰਤ ਹੀ ਕ੍ਯੋ ਨਹਿ ਲਹਤ ਸਜਾਇ। _੭੩। ੧। 
/ਲਾਤ' ਤੀੰ_ਗਾਰੇਤੂ` ਪਰ੍ਹਯਾਨੇ /ਭਰੈਯਾ ਰੋੜ ਮੰਤ ਡੂਪ' ਨੰਠਾਦੋ_ ਨਤਾਨਵੇਂ_ਯੰਰੇਤ੍ਹ ਸਮਾਪਤਮ 
ਮਤੁ ਨਭਨ ਸਤ? ੯੭ $੭੯੭/ ਅਠਲੰ/ 
ਦੰਹਰਾ 
ਚੰਦੂਭਗਾ _ਸਰਿਤਾ ਨਿਕਟਿ ਰਾਂਝਨ ਨਾਮਾ _ਜਾਟ। 


੮ 


ਜੋ ਅਬਲਾ _ਨਿਰਖੈ ਤਿਸੈ ਜਾਤ ਸਦਨ ਪਰਿ _ਖਾਟ। ੧। 


ਚਰਿਤ੍ਰ ਪਾਖਿਆਨ ੩੬੧ 


ਰਾਜਾ _(ਰਿਸਾਲੂ) ਤੀਰ _ਕਮਾਨ ਹੱਥ _ਵਿਚ ਲੈ ਕੇ ਪੌੜੀਆਂ ਵਿਚ ਲਗ ਕੇ (ਖੜੋ 
ਗਿਆ)। ਜਦ ਹੋਡੀ ਚਲ ਕੇ ਉਸ ਥਾਂ ਤੇ ਆਇਆ ਤਾਂ ਰਿਸਾਲੂ ਨੇ ਹਸ ਕੇ ਕਿਹਾ--।੬੪। 

ਮੈਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਆਪਣਾ _ਬਲ _ਸੰਭਾਲੋ ਅਤੇ ਮੇਰੇ _ਉਤੇ ਪਹਿਲਾਂ 
ਘਾਉ _ਲਗਾਓ। _(ਹੋਡੀ) ਡਰ ਦਾ ਮਾਰਿਆ ਕੰਬਣ ਲਗਾ ਅਤੇ (ਉਸ ਤੋਂ) ਸ਼ਸਤੁ _ਨ ਸੰਭਾਲੇ 
ਗਏ। _(ਤਦ) _ਰਿਸਾਲੂ _ਨੇ _ਧਨੁਸ਼ ਖਿਚ _ਕੇ _ਬਾਣ _ਮਾਰਿਆ।੬੫। 

ਬਾਣ ਦੇ ਲਗਦਿਆਂ ਹੀ _(ਹੋਡੀ) ਧਰਤੀ ਉਤੇ ਡਿਗ _ਪਿਆ। ਇਕੋ _ਘਾਉ ਦੇ ਲਗਣ 
ਨਾਲ ਹੀ ਮਰ _ਗਿਆ। _(ਰਸਾਲੂ ਨੇ) ਤੁਰਤ ਉਸ ਦਾ ਮਾਸ ਕਟ ਲਿਆ ਅਤੇ ਭੁੰਨ ਕੇ 
ਕੋਕਿਲਾ ਨੂੰ ਲਿਆ ਦਿੱਤਾ।੬੬। 

ਜਦ ਉਸ ਦਾ ਮਾਸ ਕੋਕਿਲਾ ਨੇ ਖਾਇਆ ਤਾਂ ਉਸ ਨੂੰ ਸੁਆਦੀ ('ਸਲੌਨੋ'ਨਮਕੀਨ) 
ਲਗਿਆ ਅਤੇ ਚਿਤ ਨੂੰ ਬਹੁਤ _ਹੀ __ਭਾਇਆ। ਹੇ ਰਾਜਨ! ਇਸ ਵਰਗਾ ਮਾਸ ਹੋਰ ਕੋਈ 
ਨਹੀਂ ਹੈ। ਮੈਂ ਮਨ ਵਿਚ ਬਹੁਤ ਪੁਸੰਨ ਹੋਈ ਹਾਂ।੬੭। 

ਤਾਂ ਰਿਸਾਲੂ ਨੇ ਕਿਹਾ ਕਿ ਮੇਰੇ ਹੱਥ ਉਹੀ ਹਿਰਨ _ਲਗਾ_ਹੈ ਜਿਸ ਨਾਲ _ਜੀਉਂਦਿਆਂ 
ਤੂੰ ਭੋਗ ਕੀਤਾ ਸੀ ਅਤੇ ਮਰਨ ਉਪਰੰਤ ਉਸ _ਦਾ ਮਾਸ ਖਾਇਆ ਹੈ।੬੮। 

ਜਦੋਂ _(ਰਾਣੀ ਕੋਕਿਲਾ ਨੂੰ) ਇਸ ਦੀ ਮਾੜੀ ਜਿੰਨੀ ਭਿਣਕ ਪੈ ਗਈ ਤਾਂ ਉਹ _ਲਾਲ 
ਰੰਗ _ਵਾਲੀ ਪੀਲੀ ਪੈ _ਗਈ। _(ਕਹਿਣ ਲਗੀ ਕਿ) ਇਸ ਜਗਤ ਵਿਚ ਮੇਰੇ ਜੀਉਣ 
ਧਿੱਕਾਰ ਹੈ। ਜਿਸ ਨੇ ਮੇਰਾ ਮਿੱਤਰ ਮਾਰਿਆ ਹੈ (ਉਸ ਨੂੰ ਵੀ ਧਿੱਕਾਰ ਹੈ)।੬੯। 


ਦੰਹਰਾ 


0੨੧੨ 


ਕੇ 
ਕੇ ਆਪਣੇ ਹਿਰਦੇ ਵਿਚ ਮਾਰ ਲਈ। ਛਾਤੀ ਵਿਚ 


ਦੇ ਪ੍ਰਾਣ ਪੰਖੇਰੂ ਹੋ _ਗਏ।੭੧। 


ਨੂੰ _ਖਵਾਇਆ।੭੨। 
ਦੰਹਰਾ” 

ਜੋ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਹੋਰ ਕੋਲ ਜਾਂਦੀ ਹੈ ਤਾਂ ਉਹ ਫਿਰ ਤੁਰਤ 
ਹੀ ਅਜਿਹੀ ਸਜ਼ਾ ਕਿਉਂ ਨਹੀਂ ਲਹਂਦੀ।੭੩। 

/ਏਥੋਂ ਸੰ ਗੰਰੇਤੰਪ/ੰਮਆਨ ਦੇ ਤੁਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ੯੭ਵ' ਗਰੇਤੂ ਦੀ ਸ਼ਮਪਤ£ 

ਭ ਲਭ ਹੰ/ _੯੭/ 5੭੯੭/ ਜਲਦਾ/ 

ਦੰਹਰਾ 

ਚੰਦੂਭਗਾ _(ਚਨਾਬ) ਨਦੀ ਦੇ ਕੰਢੇ ਰਾਂਝਾ ਨਾਂ ਦਾ ਜੌਟ ਰਹਿੰਦਾ ਸੀ। ਜੋ ਵੀ ਅਬਲਾ 
ਉਸ ਨੂੰ ਵੇਖਦੀ, ਘਰ ਜਾਂਦਿਆਂ ਹੀ ਮੰਜੇ ਉਤੇ ਪੈ _ਜਾਂਦੀ।੧। 


੩੬੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਮੋਹਤ ਤਿਹ _ਤ੍ਰਿਯ ਨੈਨ _ਨਿਹਾਰੇ। ਜਨੁ _ਸਾਵਕ _ਸਾਯਕ ਕੇ _ਮਾਰੇ। 
ਚਿਤ ਮੈ ਅਧਿਕ ਰੀਝ ਕੇ ਰਹੈ। _ ਰਾਂਝਨ ਰਾਂਝਨ ਮੁਖ ਤੇ ਕਹੈ। ੨। 


ਕਰਮ ਕਾਲ ਤਹ ਐਸੋ ਭਯੋ। ਤੌਨੇ ਦੇਸ ਕਾਲ ਪਰ _ਗਯੋ। 
ਜਿਯਤ ਨ ਕੌ ਨਰ ਬਚਿਯੋ ਨਗਰ ਮੈ। ਸੋ ਉਬਰਿਯੋ ਜਾ ਕੇ ਧਨੁ ਘਰ ਮੈ। ੩। 


ਚਿਤ੍ਰ ਦੇਵਿ ਇਕ ਰਾਨਿ ਨਗਰ ਮੈ। ਰਾਂਝਾ ਏਕ ਪੂਤ ਤਿਹ ਘਰ ਮੈ। 
ਤਾ ਕੇ ਔਰ ਨ ਬਚਿਯੋ ਕੋਈ। ਮਾਇ ਪੂਤ ਵੈ ਬਾਚੇ ਦੋਈ। ੪। 


ਰਨਿਯਹਿ ਭੂਖ ਅਧਿਕ ਜਬ _ਜਾਗੀ। ਤਾ ਕੌ ਬੇਚਿ ਮੇਖਲਾ ਸਾਜੀ। 
ਨਿਤਿ _ਪੀਸਨ ਪਰ _ਦ੍ਰਾਰੇ _ਜਾਵੈ। ਜੂਠ ਚੂਨ ਚੌਕਾ ਚੁਨਿ _ਖਾਵੇ। ੫। 


ਐਸੇ ਹੀ ਭੂਖਨ ਮਰਿ ਗਈ। ਪੁਨਿ ਬਿਧਿ ਤਹਾ ਬ੍ਰਿਸਟਿ ਅਤਿ ਦਈ। 
ਸੂਕੇ ਭਏ ਹਰੇ ਜਨੁ ਸਾਰੇ। ਬਹੁਰਿ ਜੀਤ ਕੇ ਬਜੇ ਨਗਾਰੇ। ੬। 


ਤਹਾ ਏਕ ਰਾਂਝਾ ਹੀ _ਉਬਰਿਯੋ। ਔਰ ਲੋਗ ਸਭ ਤਹ ਕੋ _ਮਰਿਯੋ। 
ਰਾਂਝੋ ਜਾਟ ਹੇਤ ਤਿਨ ਪਾਰਿਯੋ। ਪੂਤ _ਭਾਵ ਤੇ ਤਾਹਿ ਜਿਯਾਰਿਯੋ। _੭। 


ਪੂਤ ਜਾਟ ਕੋ ਸਭ ਕੋ ਜਾਨੈ। ਤਿਸ ਤੇ ਕੋਊ ਨ ਰਹਿਯੋ ਪਛਾਨੈ। 
ਐਸੇ ਕਾਲ ਬੀਤ ਕੈ ਗਯੋ। ਤਾ ਮੈ ਮਦਨ ਦਮਾਮੋ ਦਯੋ। ੮। 


ਮਹਿਖੀ ਚਾਰਿ ਨਿਤਿ ਗ੍ਰਿਹ ਆਵੈ। ਰਾਂਝਾ _ਅਪਨੋ _ਨਾਮ _ਸਦਾਵੈ। 
ਪੂਤ ਜਾਟ ਕੋ ਤਿਹ ਸਭ ਜਾਨੈ। _ਰਾਜਪੂਤੁ ਕੈ ਕੋ _ਪਹਿਚਾਨੈ। ੯। 


ਇਤੀ ਬਾਤ ਰਾਂਝਾ ਕੀ ਕਹੀ। ਅਬ _ਚਲਿ ਬਾਤ ਹੀਰ ਪੈ ਰਹੀ। 
ਤੁਮ ਕੌ ਤਾ ਕੀ ਕਥਾ ਸੁਨਾਊ। ਤਾ ਤੇ ਤੁਮਰੋ ਹ੍ਿਦੈ ਸਿਰਾਊ। ੧0। 


%7ਤਲ 
ਇੰਦੂ ਰਾਇ ਕੇ ਨਗਰ ਅਪਸਰਾ ਇਕ ਰਹੈ। 
ਮੈਨ ਕਲਾ ਤਿਹ ਨਾਮ ਸਕਲ _ਜਗ ਯੌ _ਕਹੈ। 
ਤਾ ਕੌ ਰੂਪ ਨਰੇਸ ਜੋ ਕੋਊ ਨਿਹਾਰਹੀ। 
ਹੋ _ਗਿਰੈ ਧਰਨਿ ਪਰ _ਝੂਮਿ ਮੈਨ ਸਰ ਮਾਰਹੀ। ੧੧। 


ਚੱਪਾਣ 
ਕਪਿਲ ਮੁਨਿ _ਆਯੋ। _ਔਸਰ ਜਹਾ ਮੈਨਕਾ ਪਾਯੋ। 


ਤੌਨੇ ਸਭਾ 
ਤਿਹ ਲਖਿ ਮੁਨਿ ਬੀਰਜ _ਗਿਰਿ ਗਯੋ। _ਚਪਿ ਚਿਤ ਮੈ ਸ੍ਰਾਪਤ ਤਿਹ ਭਯੋ। ੧੨। 


ਚਰਿਤ੍ਰ ਪਾਖਿਆਨ ੩੬੩ 


ਜੱਪਣਾ 
ਉਸ ਨੂੰ ਅਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਹੋ_ ਜਾਂਦੀਆਂ, (ਇੰਜ ਪ੍ਰਤੀਤ ਹੁੰਦਾ) 
ਮਾਨੋ ਹਿਰਨ _ਦਾ ਬੱਚਾ _ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)। (ਉਹ) ਚਿਤ ਵਿਚ 
ਅਧਿਕ ਪ੍ਰਸੰਨ ਹੋਕੇ ਰਹਿੰਦੀਆਂ ਹਨ ਅਤੇ ਮੂੰਹ _ਤੋਂ_'ਰਾਂਝਾ _ਰਾਂਝਾ` ਕਹਿੰਦੀਆਂ ਹਨ।੨। 
ਕਾਲ ਦਾ ਅਜਿਹਾ ਚਕਰ ਚਲਿਆ ਕਿ ਉਸ ਦੇ ਦੇਸ਼ ਵਿਚ ਕਾਲ ਪੈ ਗਿਆ। ਕੋਈ ਵੀ 
ਬੰਦਾ ਜੀਉਂਦਾ ਨਗਰ ਵਿਚ ਨ _ਬਚਿਆ। ਉਹੀ ਬਚਿਆ ਜਿਸ ਦੇ ਘਰ ਵਿਚ ਧਨ ਸੀ। ੩। 


ਨਗਰ ਵਿਚ ਚਿਤ੍ਰ ਦੇਵੀ ਨਾਂ ਦੀ ਇਕ ਰਾਣੀ ਸੀ। ਉਸ ਦੇ ਘਰ ਰਾਂਝਾ ਨਾਂ ਦਾ ਇਕ 
ਪੁੱਤਰ ਸੀ। ਉਨ੍ਹਾਂ ਦਾ ਹੋਰ ਕੋਈ ਵੀ ਨ ਬਚਿਆ। ਉਹ ਮਾਤਾ ਅਤੇ ਪੁੱਤਰ ਦੋਵੇਂ ਬਚੇ। _੪। 

ਰਾਣੀ ਨੂੰ ਜਦੋਂ ਭੁਖ ਨੇ ਅਧਿਕ ਸਤਾਇਆ, ਤਾਂ (ਉਸ ਨੇ) ਪੁੱਤਰ ਨੂੰ ਵੇਚ ਕੇ ਗੋਦੜੀ 
ਧਾਰਨ ਕਰ _ਲਈ। ਨਿੱਤ ਹੋਰਨਾਂ ਦੇ ਦੁਆਰ ਤੇ (ਅੰਨ) ਪੀਹਣ ਲਈ ਜਾਂਦੀ ਅਤੇ ਚੌਕੇ ਤੋਂ 
ਜੂਠ _ਅਤੇ ਆਟਾ ਚੁਕ ਕੇ _ਖਾਂਦੀ।੫। 


ਉਹ ਇਸ ਤਰ੍ਹਾਂ _ਭੁਖਿਆਂ ਹੀ ਮਰ _ਗਈ। _ਫਿਰ _ਵਿਧਾਤਾ ਨੇ _ਉਥੇ _ਬਹੁਤ _ਬਰਖਾ 
ਕਰ _ਦਿੱਤੀ। ਮਾਨੋ ਸਾਰੇ _ਸੁਕੇ ਹੋਏ ਹਰੇ ਹੋਂ ਗਏ ਅਤੇ ਫਿਰ ਜਿਤ ਦੇ ਨਗਾਰੇ ਵਜਣ 
ਲਗੇ।੬। 


ਉਥੇ ਇਕ ਰਾਂਝਾ ਹੀ ਬਚਿਆ ਸੀ। ਉਸ ਦੇ ਹੋਰ ਸਾਰੇ ਲੋਕ ਮਰ _ਗਏ _ਸਨ। ਰਾਂਝੇ 
ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ 
(ਭਾਵ1ਵੱਡਾ _ਕੀਤਾ)।੭। 

(ਹੁਣ) ਸਭ _ਕੋਈ (ਉਸ ਨੂੰ) ਜੱਟ ਦਾ ਪੁੱਤਰ _ਸਮਝਦਾ। _ਉਸ ਨੂੰ ਕੋਈ ਪਛਾਣਨ 
ਵਾਲਾ ਨ _ਰਿਹਾ। _ਇਸ ਤਰ੍ਹਾਂ ਸਮਾਂ _ਬੀਤਦਾ ਗਿਆ ਅਤੇ ਉਸ _ਵਿਚ ਕਾਮ ਦੇਵ ਨੇ ਨਗਾਰਾ 
ਵਜਾ ਦਿੱਤਾ।੮। 

ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ 
ਸੀ। ਸਭ _ਉਸ ਨੂੰ ਜਟ ਦਾ ਪੁੱਤਰ ਸਮਝਦੇ _ਸਨ ਅਤੇ ਰਾਜਪੂਤ _ਵਜੋਂ ਪਛਾਣਦੇ ਸਨ।੯। 


ਇੰਨੀ ਗੱਲ ਰਾਂਝੇ ਬਾਰੇ ਕਹੀ ਹੈ। ਹੁਣ ਗੌਲ ਹੀਰ ਵਲ ਮੁੜਦੀ ਹੈ। (ਹੁਣ) ਤੁਹਾਨੂੰ 
ਉਸ ਦੀ ਕਥਾ ਸੁਣਾਉਂਦਾ ਹਾਂ। ਜਿਸ _ਕਰ ਕੇ ਤੁਹਾਡਾ ਮਨ ਪੁਸੰਨ ਕਰਦਾ _ਹਾਂ।੧0। 


੭%/ਤਲ 


ਇੰਦਰ ਰਾਇ ਦੇ ਨਗਰ _(ਇੰਦਰਪੁਰੀ) ਵਿਚ ਇਕ _ਅਪੌਛਰਾ ਰਹਿੰਦੀ ਸੀ। ਸਾਰਾ 
ਜਗਤ ਉਸ ਦਾ ਨਾਂ ਮੈਨ ਕਲਾ ਕਹਿੰਦਾ ਸੀ। ਉਸ ਦਾ ਰੂਪ ਜੋ ਕੋਈ ਰਾਜਾ ਵੇਖਦਾ 
ਉਹ ਕਾਮ ਦੇ ਬਾਣ ਦਾ ਵਿੰਨ੍ਹਿਆ ਹੋਇਆ ਭਵਾਟਣੀ ਖਾ ਕੇ ਧਰਤੀ ਉਤੇ ਡਿਗ 


ਪੈਦਾ।੧੧। 


ਚੱਪਲਾਂ 
ਉਸ ਦੀ ਸਭਾ ਵਿਚ ਕਪਿਲ ਮੁਨੀ ਆਇਆ। (ਉਸ ਨੂੰ) ਉਥੇ ਮੈਨਕਾ ਨੂੰ (ਵੇਖਣ 


ਦਾ 
ਅਵਸਰ) _ਮਿਲਿਆ। ਉਸ ਨੂੰ ਵੇਖ ਕੇ ਮੁਨੀ ਦਾ ਵੀਰਜ ਡਿਗ _ਗਿਆ। (ਉਸ ਨੇ) ਚਿਤ 


ਵਿਚ ਕ੍ਰੋਧਿਤ ਹੋ ਕੇ ਉਸ ਨੂੰ ਸਰਾਪ ਦਿੱਤਾ1।੧੨। 


ਸੀ _ਦਸਮ-ਗ੍ੂੰਥ _ਸਾਹਿਬ 


ਤੁਮ ਗਿਰਿ ਮਿਰਤ ਲੋਕ ਮੈ _ਪਰੋਂ। ਜੂਨਿ ਸਯਾਲ ਜਾਟ ਕੀ ਧਰੋ। 
ਹੀਰ _ਆਪਨੋ ਨਾਮ _ਸਦਾਵੋ। ਜੂਠ _ਕੂਠ _ਤੁਰਕਨ ਕੀ ਖਾਵੋ। _੧੩। 


ਦੰਹਰਾ 
ਤਬ ਅਬਲਾ ਕੰਪਤਿ ਭਈ ਤਾ ਕੇ ਪਰਿ ਕੈ ਪਾਇ। 
ਕ੍ਯੋਹੂ ਹੋਇ ਉਧਾਰ ਮਮ ਸੋ ਦਿਜ ਕਹੋ __ਉਪਾਇ। _੧੪। 


ਦੱਪਲ? 
ਇੰਦੂ ਸੁ ਮਿਤ ਮੰਡਲ ਜਬ ਜੈਹੈ। ਰਾਂਝਾ ਅਪਨੋ ਨਾਮੁ _ਕਹੈ ਹੈ। 


ਤੋ ਸੌ ਅਧਿਕ ਪ੍ਰੀਤਿ ਉਪਜਾਵੈ। _ਅਮਰਵਤੀ ਬਹੁਰਿ ਤੁਹਿ ਲ੍ਯਾਵੈ। _੧੫। 


ਦੰਹਾਰਾ 
ਜੂਨਿ ਜਾਟ ਕੀ ਤਿਨ ਧਰੀ ਮ੍ਰਿਤ ਮੰਡਲ ਮੈ ਆਇ। 
ਚੂਚਕ ਕੇ _ਉਪਜੀ _ਭਵਨ _ਹੀਰ _ਨਾਮ _ਧਰਵਾਇ। _੧੬। 


ਚੱਪਾਣ 
ਇਸੀ ਭਾਤਿ ਸੋ ਕਾਲ ਬਿਹਾਨ੍ਯੋ। _ਬੀਤਯੋ _ਬਰਖ _ਏਕ _ਦਿਨ ਜਾਨ੍ਯੋ। 
ਬਾਲਾਪਨੋ ਛੂਟਿ ਜਬ _ਗਯੋ। _ਜੋਬਨ _ਆਨਿ _ਦਮਾਮੋ _ਦਯੋ। _੧੭। 
ਰਾਂਝਾ ਚਾਰਿ ਮਹਿਖਿਯਨ ਆਵੈ। ਤਾ ਕੋ ਹੇਰਿ ਹੀਰ ਬਲਿ ਜਾਵੈ। 
ਤਾ ਸੌ ਅਧਿਕ ਨੇਹੁ _ਉਪਜਾਯੋ। _ਭਾਤਿ ਭਾਤਿ ਸੌ ਮੋਹ ਬਢਾਯੋ। _੧੮। 
ਦੰਹਰਾ” 
ਖਾਤ _ਪੀਤ _ਬੈਠਤ _ਉਠਤ _ਸੋਵਤ ਜਾਗਤ _ਨਿਤਿ। 
ਕਬਹੂੰ ਨ _ਬਿਸਰੈ ਚਿਤ ਤੇ ਸੁੰਦਰ ਦਰਸ _ਨਮਿਤ। ੧੯। 


ਹਵੀਯਾ 
ਬਾਹਰ ਜਾਉ ਤੌ ਬਾਹਰ ਹੀ ਗ੍ਰਿਹ ਆਵਤ ਆਵਤ _ਸੰਗ _ਲਗੇਹੀ। 
ਜੋ ਹਠਿ ਬੈਠਿ ਰਹੋ ਘਰ ਮੈ ਪਿਯ ਪੈਠਿ ਰਹੈ ਹਿਯ ਮੈ ਪਹਿ ਲੇਹੀ। 
ਨੀਂਦ _ਹਮੈ _ਨਕਵਾਨੀ ਕਰੀ _ਛਿਨਹੀ _ਛਿਨ _ਰਾਮ ਸਖੀ _ਸੁਪਨੇਹੀ। 
ਜਾਗਤ ਸੋਵਤ ਰਾਤਹੂੰ _ਦ੍ਯੋਸ ਕਹੂੰ ਮੁਹਿ _ਰਾਂਝਨ ਚੈਨ ਨ _ਦੇਹੀ। ੨0। 


ਚੱਘਣ?/ 
ਰਾਂਝਨ _ਰਾਂਝਨ ਸਦਾ _ਉਚਾਰੈ। ਸੋਵਤ ਜਾਗਤ _ਤਹਾ ਸੇਭਾਰੈ। 
ਬੈਠਤ ਉਠਤ ਚਲਤ ਹੂੰ ਸੰਗਾ। ਤਾਹੀ ਕੌ ਜਾਨੈ ਕੈ _ਅੰਗਾ। _੨੧। 
ਕਾਹੂੰ ਕੋ ਜੋ ਹੀਰ ਨਿਹਾਰੈ। ਰਾਂਝਨ ਹੀ ਰਿਦ ਬੀਚ ਬਿਚਾਰੈ। 
ਐਸੀ ਪ੍ਰੀਤਿ ਪ੍ਰਿਆ ਕੀ ਲਾਗੀ। ਨੀਂਦ ਭੂਖ ਤਾ ਕੀ ਸਭ _ਭਾਗੀ। ੨੨॥। 


ਘ 


੨ 


ਚਰਿਤ੍ਰ ਪਾਖਿਆਨ ੩੬੫ 


ਕੇ ਮਿਰਤ ਲੋਕ ਵਿਚ ਜਾ _ਧੈ ਅਤੇ ਸਿਆਲ ਜੱਟ ਦੀ ਜੂਨ _ਧਾਰਨ _ਕਰ। 
ਹੀਰ _ਸਦਵਾ ਅਤੇ ਤੁਰਕਾਂ ਦੇ ਘਰ _ਦੀ _ਤਿਰਸਕਾਰੀ _ਹੋਈ ਜੂਠ _ਖਾ।੧੩। 


ਤੂੰ ਡਿਗ 
ਆਪਣਾ _ਨਾਮ 
ਦੰਹਰਾ 

ਤਦ ਉਹ ਅਬਲਾ _ਕੰਬਣ ਲਗੀ ਅਤੇ ਉਸ ਦੇ ਪੈਰੀਂ ਧੈ ਕੇ ਕਹਿਣ ਲਗੀ--ਹੇ 
ਬਾਹਮਣ! ਮੇਰੇ _ਉੱਧਾਰ ਕਿਵੇਂ ਹੋਵੇਗਾ, ਇਸ _ਦਾ _ਕੋਈ _ਉਪਾ _ਦਸੋ।੧੪। 


ਚੱਖਣਾੰ 

ਜਦੋਂ ਇੰਦਰ _ਮਿਰਿਤ ਲੋਕ _ਵਿਚ ਜਾਏਗਾ _ਤਾਂ ਆਪਣਾ ਨਾਂ ਰਾਂਝਾ _ਅਖਵਾਏਗਾ। ਤੇਰੇ 
ਨਾਲ _ਅਧਿਕ ਪ੍ਰੇਮ ਕਰੇਗਾ ਅਤੇ ਤੈਨੂੰ ਫਿਰ _ਅਮਰਾਵਤੀ ਲੈ _ਆਇਗਾ।੧੫। 
ਹਰਾ 

ਉਸ ਨੇ ਆ ਕੇ ਮ੍ਰਿਤ ਮੰਡਲ ਵਿਚ ਜੱਟ ਦੀ ਜੂਨ ਧਾਰਨ ਕੀਤੀ ਅਤੇ “ਹੀਰ” ਨਾਂ 
ਧਾਰਨ _ਕਰ ਕੇ ਚੂਚਕ _ਦੇ _ਘਰ ਪੈਦਾ _ਹੋਈ।੧੬। 


ਚੱਪਲਾਂ 


ਇਸ ਤਰ੍ਹਾਂ ਸਮਾਂ _ਬੀਤਦਾ _ਗਿਆ। ਵਰ੍ਹੇ ਦਾ _ਬੀਤਣਾ ਇਕ _ਦਿਨ _ਵਰਗਾ _ਲਗਾ। ਜਦੋਂ 
ਬਚਪਨ ਖ਼ਤਮ ਹੋ ਗਿਆ ਤਾਂ ਜਵਾਨੀ ਨੇ ਆ ਕੇ ਨਗਾਰਾ ਵਜਾਇਆ।੧੭। 


ਰਾਂਝਾ _ਮੌਝਾਂ _ਚਰਾ ਕੇ _ਵਾਪਸ _ਆਉਂਦਾ। ਉਸ ਨੂੰ ਵੇਖ ਕੇ ਹੀਰ ਬਲਿਹਾਰੀ ਜਾਂਦੀ। 


ਉਸ ਨਾਲ ਬਹੁਤ ਪ੍ਰੇਮ ਪੈਦਾ ਕਰ _ਲਿਆ ਅਤੇ ਭਾਂਤ ਭਾਂਤ ਨਾਲ ਮੋਹ ਵਧਾ _ਲਿਆ।੧੮। 
ਦੰਹਰਾ” 
ਦੀਦਾਰ _ਵਾਲਾ ਮਿੱਤਰ ਕਦੇ ਵੀ ਚਿਤ ਤੋਂ ਨਹੀਂ _ਭੁਲਦਾ _ਸੀ।੧੯। 
ਗਰ ਨੇ _/ਨੈਹਾ-- 
੭ਾਵੰਯਾ 

ਜੇ ਉਹ ਬਾਹਰ ਜਾਂਦਾ ਤਾਂ ਬਾਹਰ _ਹੀ_ਜਾਂਦੀ, ਜੇ ਘਰ ਆਉਂਦਾ ਤਾਂ ਘਰ ਹੀ ਨਾਲ 
ਨਾਲ ਲਗੀ ਰਹਿੰਦੀ। ਜੇ ਪ੍ਰੀਤਮ ਹਠ ਪੂਰਵਕ ਘਰ ਵਿਚ ਬੈਠਾ ਰਹਿੰਦਾ ਤਾਂ ਇਹ ਵੀ ਉਸ 
ਨੂੰ ਹਿਰਦੇ ਵਿਚ ਵਸਾ ਕੇ ਘਰ ਹੀ ਬੈਠੀ ਰਹਿੰਦੀ। ਹੇ ਸਖੀ! ਨੀਂਦਰ ਨੇ ਮੇਰੇ ਸੁਆਸ ਨਕ 
ਤਕ _ਲ ਆਂਦੇ ਹਨ। ਛਿਣ ਭਰ ਲਈ (ਮੈਨੂੰ) ਸੁਪਨੇ ਵਿਚ _ਵੀ ਸੁਖ ਆਰਾਮ _(ਕਿਥੇ)। 
ਜਾਗਦਿਆਂ _ਸੌਂਦਿਆਂ ਰਾਤ ਦਿਨ ਰਾਂਝਾ ਮੈਨੂੰ _ਚੈਨ ਨਹੀਂ ਲੈਣ _ਦਿੰਦਾ।੨0। 
ਚੱਪਾਣ 
ਕਰਦੀ _ਸੀ। ਬੈਠਦੇ, ਉਠਦੇ, ਚਲਦੇ ਫਿਰਦੇ (ਉਹ) ਉਸ ਨੂੰ ਅੰਗ _ਸੰਗ ਸਮਝਦੀ _ਸੀ।੨੧। 


ਜਿਸ ਕਿਸੇ ਨੂੰ ਵੀ ਹੀਰ ਵੇਖਦੀ, (ਉਹ ਉਸ ਨੂੰ) ਹਿਰਦੇ ਵਿਚ ਰਾਂਝਾ ਹੀ ਸਮਝਦੀ। 
(ਉਸ ਨੂੰ) ਪ੍ਰੀਤਮ ਦੀ ਅਜਿਹੀ ਪ੍ਰੀਤ ਲਗੀ ਜਿਸ ਕਰ ਕੇ ਉਸ ਦੀ ਨੀਂਦਰ ਭੁਖ ਸਭ ਦੌੜ 
ਗਈ।੨੨। 


੩੬੬ ਸੀ _ਦਸਮ-ਗ੍ੰਥ _ਸਾਹਿਬ 


ਹੀ ਕੇ ਰੂਪ ਵਹ ਭਈ। ਜ੍ ਯੋ ਮਿਲਿ ਬੂੰਦਿ ਬਾਰਿ ਮੋ ਗਈ। 
ਮ੍ਰਿਗ ਮ੍ਰਿਗਯਾ ਕੋ _ਲਹੇ। ਹੋਤ ਬਧਾਇ ਬਿਨਾ ਹੀ _ਗਹੇ। ੨੩। 


ਦੰਹਾਰਾ 
ਜੈਸੇ ਲਕਰੀ ਆਗ ਮੈ ਪਰਤ ਕਹੂੰ ਤੇ ਆਇ। 


ਸੁਨ੍ਯੋ ਕਰਤ ਏਕ ਤੇ ਦੋਇ। 


ਚੱਘਣ?/ 
ਐਸੀ ਪ੍ਰੀਤਿ ਪ੍ਰਿਯਾ ਕੀ ਭਈ। _ਸਿਗਰੀ ਬਿਸਰਿ ਤਾਹਿ ਸੁਧਿ ਗਈ। 
ਰਾਂਝਾ ਜੂ ਕੇ ਰੂਪ _ਉਰਝਾਨੀ। ਲੋਕ ਲਾਜ ਤਜਿ ਭਈ _ਦਿਵਾਨੀ। _੨੭। 


ਤਬ ਚੂਚਕ ਇਹ _ਭਾਤਿ _ਬਿਚਾਰੀ। _ਯਹ _ਕੰਨ੍ਯਾ ਨਹਿ _ਜਿਯਤ _ਹਮਾਰੀ। 
ਅਬ ਹੀ ਯਹ ਖੇਰਾ ਕੋ ਦੀਜੈ। ਯਾ ਮੈ ਤਨਿਕ ਢੀਲ ਨਹਿ ਕੀਜੈ। ੨੮। 


ਖੇਰਹਿ ਬੋਲ ਤੁਰਤੁ ਤਿਹ ਦਯੋ। ਰਾਂਝਾ ਅਤਿਥ ਹੋਇ ਸੰਗ _ਗਯੋ। 
ਮਾਗਤ ਭੀਖ ਘਾਤ ਜਬ _ਪਾਯੋ। ਲੈ ਤਾ ਕੋ ਸੁਰ ਲੋਕ ਸਿਧਾਯੋ। ੨੯। 


ਰਾਂਝਾ ਹੀਰ ਮਿਲਤ ਜਬ _ਭਏ। ਚਿਤ ਕੇ ਸਕਲ ਸੋਕ ਮਿਟਿ ਗਏ। 
ਹਿਯਾ ਕੀ ਅਵਧਿ ਬੀਤਿ ਜਬ ਗਈ। ਬਾਟਿ ਦੁਹੁ ਸੁਰ ਪੁਰ ਕੀ ਲਈ। ੩0। 
ਦੰਹਰਾ” 
ਰਾਂਝਾ ਭਯੋ _ਸੁਰੇਸ ਤਹ ਭਈ ਮੈਨਕਾ ਹੀਰ। 
ਯਾ ਜਗ ਮੈ ਗਾਵਤ ਸਦਾ ਸਭ ਕਬਿ ਕੁਲ ਜਸ ਧੀਰ। ੩੧। ੧। 


ਮਤੁ ਭਨ ਸਤ? ੯੮੭ 9੮੨੮੭ %ਫਹੀੰ/ 


ਦੱਖਣ? 
ਪੋਠੋਹਾਰਿ ਨਾਰਿ ਇਕ ਰਹੈ। ਰੁਦੂ ਕਲਾ ਤਾ ਕੋ ਜਗ ਕਹੈ। 
ਤਿਹ ਗ੍ਰਿਹ ਰੋਜ ਖੁਦਾਈ ਆਵੈ। ਧਨ ਡਰ ਪਾਇ ਤਾਹਿ ਲੈ ਜਾਵੈ। ੧। 


ਇਕ ਦਿਨ ਇਨ ਕਛੁ ਧਨੁ ਨਹਿ ਦਯੋ। ਕੋਪ ਖਦਾਇਨ ਕੇ ਮਨ ਭਯੋ। 
ਸਭ ਹੀ ਹਾਥ ਕੁਰਾਨ ਉਠਾਏ। ਮਿਲਿ ਗਿਲਿ ਭਵਨ ਤਵਨ ਕੇ ਆਏ। ੨। 


ਚਰਿਤ੍ਰ ਪਾਖਿਆਨ ੩੬੭ 


ਦੀ ਤਲਵਾਰ (“ਬਢਾਰਨਿ”) ਨਾਲ ਜੋ 


ਨ 
ਜੀ 
ਗੰ 
>' 
3 ਗ੍ਰ 
ਹੋ 


ਤਨ ਸੀ ਪਰ ਵੇਖਣ ਲਈ ਦੋ 
ਦੱਖਣ? 

ਪ੍ਰਿਯਾ (ਹੀਰ) ਦੀ ਪ੍ਰੀਤ ਅਜਿਹੀ ਹੋ ਗਈ ਕਿ ਉਸ ਨੂੰ ਸਾਰੀ ਸੁੱਧ ਬੁੱਧ ਭੁਲ ਗਈ। 
ਉਹ ਰਾਂਝੇ ਦੇ ਰੂਪ ਵਿਚ ਉਲਝ ਗਈ ਅਤੇ ਲੋਕ-ਲਾਜ ਨੂੰ ਕੇ 

ਤਦ ਚੂਚਕ ਨੇ ਇਸ ਤਰ੍ਹਾਂ ਸੋਚਿਆ ਕਿ ਇਹ ਕੰਨਿਆ ਜੀਉਂਦੀ ਨਹੀਂ _ਰਹੇਗੀ। 
ਹੁਣ ਹੀ ਇਹ ਖੇੜਿਆਂ ਨੂੰ ਦੇ ਦੇਈਏ। ਇਸ ਵਿਚ ਜ਼ਰਾ ਜਿੰਨੀ ਢਿਲ ਨਹੀਂ ਕਰਨੀ 
ਚਾਹੀਦੀ।੨੮। 

ਉਨ੍ਹਾਂ ਨੇ ਖੇੜਿਆਂ ਨੂੰ ਤੁਰਤ ਬੁਲਾ ਲਿਆ (ਅਤੇ ਹੀਰ ਦਾ ਵਿਆਹ ਕਰ ਕੇ) ਉਨ੍ਹਾਂ 
ਨਾਲ ਤੋਰ ਦਿੱਤੀ। ਰਾਂਝਾ ਉਨ੍ਹਾਂ ਨਾਲ ਫ਼ਕੀਰ ਬਣ _ਕੇ _ਗਿਆ। ਜਦੋਂ _ਭਿਖ ਮੰਗਦੇ ਦਾ _ਦਾਓ 
ਲਗਿਆ ਤਾਂ ਉਹ ਉਸ ਲੈ ਕੇ ਸਵਰਗ ਚਲਿਆ _ਗਿਆ।੨੯। 

ਜਦੋਂ ਹੀਰ ਅਤੇ ਰਾਂਝਾ ਮਿਲੇ ਤਾਂ (ਉਨ੍ਹਾਂ ਦੇ) ਮਨ ਦੇ ਸਾਰੇ ਦੁਖ ਦੂਰ ਹੋ ਗਏ। ਇਥੋਂ 
ਦੀ ਮਿਆਦ ਜਦੋਂ ਪੂਰੀ ਹੋ_ ਗਈ ਤਾਂ ਦੋਹਾਂ ਨੇ ਸਵਰਗ _ਦਾ _ਮਾਰਗ _ਪਕੜ _ਲਿਆ।੩0। 
ਦੰਹਰਾ 

ਉਥੇ ਰਾਂਝਾ ਇੰਦਰ ਬਣ _ਗਿਆ ਅਤੇ ਹੀਰ ਮੈਨਿਕਾ ਬਣ _ਗਈ। _ਇਸ ਜਗਤ _ਵਿਚ 
ਸਾਰੇ _ਕਵੀ-ਕੁਲ (ਇਨ੍ਹਾਂ ਦਾ) ਸਦਾ ਧੀਰਜ _ਨਾਲ _ਜਸ ਗਾਉਂਦੇ _ਹਨ।੩੧। 


/ਏਥੋ ਗੀ ਲਾਰਤੰਪ/ੱਖਆਨ ਦੇ ਤੁਆ ਲਾਰਤ੍ਹ ਦੇ ਆਹਾ ਭੂਪ ਸੰਵਾਦ ਦੇ ੯੮ਵ' ਲਾਰੜ੍ਹ ਦੀ ਸ਼ਮਪਤੀ 
ਆਭ ਲਭ ਹ/ _੯੮/ 5੮੨੮/ ਚਲਦਾ? 


02੧੨ ( 


ਚੱਖਣਾੰ 
ਪੋਠੋਹਾਰ ਵਿਚ ਇਕ ਇਸਤਰੀ ਰਹਿੰਦੀ ਸੀ। ਉਸ ਨੂੰ ਸਾਰਾ ਸੰਸਾਰ ਰੁਦ੍ੂ ਕਲ ਕਹਿੰਦਾ 


ਸੀ। ਉਸ ਦੇ ਘਰ ਰੋਜ਼ ਮੁਲਾਣੇ ('ਖੁਦਾਈ”) ਆਉਂਦੇ ਸਨ ਅਤੇ ਡਰਾਵਾ ਦੇ ਕੇ ਧਨ ਲੈ ਜਾਂਦੇ 
ਸਨ।੧। 

(ਉਸ ਨੇ) ਇਕ ਦਿਨ ਇਨ੍ਹਾਂ ਨੂੰ ਕੁਝ ਵੀ ਧਨ ਨ ਦਿੱਤਾ, ਤਾਂ ਮੁਲਾਣਿਆਂ ਦੇ 
ਵਿਚ ਗੁੱਸਾ ਆਇਆ। _ਸਭ ਨੇ _ਹੌਥ ਵਿਚ ਕੁਰਾਨ ਉਠਾ ਲਿਆ ਅਤੇ ਮਿਲ ਕੇ ਉਸ 
ਘਰ _ਆਏ।੨। 


ਮਨ 
ਦੇ 


੩੬੮ 


ਸੀ _ਦਸਮ-ਗ੍ੂੰਥ _ਸਾਹਿਬ 


ਹਾਨਤ _ਕਹਿਯੋ ਨਬੀ ਕੀ __ਕਰੀ। ਯਹ ਸੁਨਿ ਬਚਨ ਨਾਰਿ ਅਤਿ ਡਰੀ। 
ਤਿਨ ਕੋ ਸਦਨ ਬੀਚ _ਬੈਠਾਯੋ। _ਖਾਨ _ਮੁਹਬਤ ਸਾਥ _ਜਤਾਯੋ। _੩। 


ਤਾ ਕੇ ਤੁਰਤ ਪਯਾਦੇ ਆਏ। ਇਕ ਗ੍ਰਿਹ ਮੈ ਬੈਠਾਇ ਛਿਪਾਏ। 
ਖਾਨਾ ਭਲੋ _ਤਿਨਾਗੇ ਰਾਖ੍ਯੋ। ਆਪੁ _ਖਦਾਇਨ ਸੋ ਯੋ _ਭਾਖ੍ਯੋ। _੪। 
ਹਾਨਤ ਮੈ ਨ ਨਬੀ ਕੀ ਕਰੀ। ਮੋ ਤੌ ਕਹੋ ਚੂਕ ਕਾ ਪਰੀ। 

ਤਾ ਕੀ ਜੋ ਨਿੰਦਾ ਮੈ ਕਰੋ। _ ਅਪਨੇ ਮਾਰਿ ਕਟਾਰੀ ਮਰੋ। ੫। 


ਜੋ ਕਛੁ ਲੈਨੋ ਹੋਇ ਸੁ ਲੀਜੈ। ਹਾਨਤ ਕੋ ਮੁਹਿ ਦੋਸੁ ਨ ਦੀਜੈ। 
ਬਿਹਸਿ _ਖੁਦਾਇਨ ਬਚਨ _ਉਚਾਰਿਯੋ। _ਧਨ ਲਾਲਚ _ਹਮ _ਚਰਿਤ ਸੁ _ਧਾਰਿਯੋ। 


ਦੰਹਰਾ 


ਹੋ ਕਛੁ ਮੁਹੰਮਦਹਿ ਮੁਖ ਤੈ ਕਾਢੋ ਗਾਰਿ। 
ਮੈ ਆਪਨ ਆਪ ਹੀ ਮਰੋ ਕਟਾਰੀ ਮਾਰਿ। ੭। 


0 ੨ 


ਚੱਪਣਾ 
ਤੈ ਨਹਿ ਕਛੂ ਨਬੀ ਕੋ ਕਹਿਯੋ। ਧਨ ਕੇ ਹੇਤ ਤੋਹਿ ਹਮ ਗਹਿਯੋ। 
ਅਧਿਕ ਦਰਬੁ ਅਬ ਹੀ ਮੁਹਿ ਦੀਜੈ। ਨਾਤਰ ਮੀਚ ਮੂੰਡਿ ਪੈ ਲੀਜੈ। ੮। 


ਦੰਹਰਾ 
ਲਾਤ ਮੁਸਟ ਕੁਰਰੇ _ਘਨੇ ਬਰਸੀ ਪਨ੍ਹੀ ਅਪਾਰ। 
ਦੈ ਮੁਸਕਨ ਕੌ ਲੈ ਚਲੇ ਹੇਰਤੁ ਲੋਕ ਹਜਾਰ। _੧੧। 
ਚੱਪਣਾ 
ਤਿਨ ਕੋ ਬਾਧਿ ਲੈ ਗਏ ਤਹਾ। ਖਾਨ ਮੁਹਬਤਿ ਬੈਠੋ ਜਹਾ। 
ਪਨਹਿਨ ਮਾਰਿ ਨਵਾਬ _ਦਿਲਾਈ। _ਤੋਬਹ _ਤੋਬਹ ਕਰੈ _ਖੁਦਾਈ। _੧੨। 


ਪਨਹਿਨ ਕੇ _ਮਾਰਤ ਮਰਿ ਗਏ। ਤਬ ਵੈ ਡਾਰਿ ਨਦੀ ਮੈ ਦਏ। 
ਚੁਪ ਹੂੈ ਰਹੇ ਤੁਰਕ ਸਭ ਸੋਊ। ਤਬ ਤੇ ਤੁਹਮਤਿ ਦੇਤ ਨ ਕੋਊ।੧੩। 


੬। 


ਚਰਿਤ੍ਰ ਪਾਖਿਆਨ ੩੬੯ 


ਅਤੇ _ਕਿਹਾ-- ਤੂੰ _ਨੱਬੀ ਦੀ ਨਿੰਦਿਆ ('ਹਾਨਤ”) ਕੀਤੀ ਹੈ। ਇਹ ਗੱਲ ਸੁਣ ਕੇ 
ਇਸਤਰੀ (ਮਨ ਵਿਚ) ਬਹੁਤ _ਡਰੀ। ਉਨ੍ਹਾਂ _(ਮੁਲਾਣਿਆਂ) ਨੂੰ ਘਰ ਵਿਚ ਬਿਠਾਇਆ ਅਤੇ 
(ਉਥੋਂ ਦੇ ਅਧਿਕਾਰੀ) ਮੁਹੱਬਤ ਖ਼ਾਨ ਨੂੰ ਦਸ _ਦਿੱਤਾ।੩। 

ਉਸ ਦੇ ਤੁਰਤ ਪਿਆਦੇ ਆ ਗਏ ਅਤੇ ਉਨ੍ਹਾਂ ਨੂੰ ਇਕ ਘਰ (ਕਮਰੇ) ਵਿਚ ਲੁਕਾ ਕੇ 
ਬਿਠਾ ਦਿੱਤਾ। ਖਾਣਾ (ਤਿਆਰ ਕਰ ਕੇ) ਚੰਗੀ ਤਰ੍ਹਾਂ ਉਨ੍ਹਾਂ _(ਮੁਲਾਣਿਆਂ) ਦੇ ਅਗੇ _ਪਰੋਸਿਆ 
ਅਤੇ ਆਪ _ਮੁਲਾਣਿਆਂ ਨੂੰ ਇਸ ਤਰ੍ਹਾਂ _ਕਿਹਾ!।੪। 

ਮੈਂ ਨੌਬੀ ਦੀ ਨਿੰਦਿਆ ਨਹੀਂ ਕੀਤੀ। ਦਸੋ, ਮੈਥੋਂ ਕਿਹੜੀ ਭੁਲ ਹੋਈ ਹੈ। ਜੇ ਮੈਂ ਉਨ੍ਹਾਂ 
ਦੀ ਨਿੰਦਿਆ ਕਰਾਂ ਤਾਂ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਵਾਂ।੫। 

ਤੁਸੀਂ ਜੋ ਕੁਝ ਲੈਣਾ ਹੈ ਸੋ ਲਵੋ, ਪਰ ਮੇਰੇ ਉਤੇ ਨਿੰਦਿਆ ਕਰਨ ਦਾ ਦੋਸ਼ 
ਥੋਪੋ। _ਮੁਲਾਣਿਆਂ ਨੇ ਹਸ ਕੇ ਕਿਹਾ ਕਿ ਧਨ ਦੇ ਲਾਲਚ ਕਰ ਕੇ ਅਸੀਂ ਇਹ ਚਰਿਤਰ 
ਕੀਤਾ ਹੈ।੬। 
ਦੰਹਰਾ 

(ਇਸਤਰੀ ਨੇ ਕਿਹਾ--) ਜੇ ਮੈਂ ਮੁਹੰਮਦ ਸਾਹਿਬ ਨੂੰ ਮੁਖ ਤੋਂ ਕੁਝ ਗਾਲ੍ਹ _ਕਢਦੀ ਤਾਂ 
ਮੈਂ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ _ਜਾਂਦੀ।੭। 


2੧ 


ਜੱਪਣਾ 

(ਮੁਲਾਣਿਆਂ ਨੇ ਕਿਹਾ--) ਤੂੰ ਨੱਬੀ ਨੂੰ ਕੁਝ ਨਹੀਂ _ਕਿਹਾ। ਤੈਨੂੰ ਅਸੀਂ ਧਨ ਵਾਸਤੇ ਹੀ 
ਘੇਰਿਆ ਹੈ। ਸਾਨੂੰ ਹੁਣ ਹੀ ਬਹੁਤ ਸਾਰਾ ਧਨ ਦੇ ਦਿਓ, ਨਹੀਂ ਤਾਂ ਸਿਰ ਉਤੇ ਮੌਤ ਆਈ 
ਸਮਝੋ ।੮। 
ਦੰਹਰਾ 


ਧਨਹੀਨ _ਕਰ ਦਿੱਤਾ ਹੈ _ਅਤੇ ਬਹੁਤ ਸਾਰੇ ਅਨਾਥ _ਹੋ__ਗਏ _ਹਨ।੯। 
ਚੱਪਾਣ 

(ਜਦੋਂ) ਪਿਆਦਿਆਂ ਨੇ ਇਹ _ਬਚਨ ਸੁਣ ਲਏ, ਤਾਂ ਉਨ੍ਹਾਂ ਸਾਰਿਆਂ ਨੂੰ ਝੂਠਾ ਸਮਝ 
ਲਿਆ। ਉਨ੍ਹਾਂ ਨੂੰ ਘਰੋ ਕਢ ਕੇ ਪਕੜ _ਲਿਆ ਅਤੇ ਸਾਰਿਆਂ ਦੀਆਂ ਮੁਸ਼ਕਾਂ ਕਸ 
ਦਿੱਤੀਆਂ।੧0। 
ਦੰਹਰਾ” 

(ਉਨ੍ਹਾਂ _ਮੁਲਾਣਿਆਂ ਨੂੰ) ਬਹੁਤ _ਲਤਾਂ, ਮੁੱਕੇ, _ਕੋਰੜੇ _ਅਤੇ _ਜੁਤੀਆਂ ਪਈਆਂ। ਉਨ੍ਹਾਂ 
ਦੀਆਂ ਮੁਸ਼ਕਾਂ ਬੰਨ੍ਹ _ਕੇ ਲੈ _ਗਏ ਅਤੇ ਹਜ਼ਾਰਾਂ ਲੋਕ _ਵੇਖਣ _ਲਗੇ।੧੧। 


ਜੱਪਣਾ 
ਉਨ੍ਹਾਂ ਨੂੰ ਬੰਨ੍ਹ ਕੇ ਉਥੇ ਲੈ ਗਏ ਜਿਥੇ ਮੁਹੌਬਤ ਖ਼ਾਨ ਬੈਠਾ ਸੀ। ਨਵਾਬ ਨੇ (ਉਸ 
ਇਸਤਰੀ ਤੋਂ ਵੀ) _ਜੁਤੀਆਂ ਮਰਵਾਈਆਂ ਅਤੇ _ਮੁਲਾਣੇ ਤੋਬਾ _ਤੋਬਾ ਕਰਨ _ਲਗੇ।੧੨। 
ਜੁਤੀਆਂ ਦੀ ਮਾਰ ਨਾਲ ਉਹ ਮਰ _ਗਏ। _ਤਦ ਉਨ੍ਹਾਂ ਨੂੰ ਨਦੀ ਵਿਚ _ਸੁਟਵਾ ਦਿੱਤਾ। 
ਇਸ ਤੇ ਸਾਰੇ ਤੁਰਕ ਚੁਪ ਹੋ _ਗਏ। ਤਦ ਤੋਂ ਕਿਸੇ ਨੇ ਤੋਹਮਤ ਨ ਲਗਾਈ।੧੩। 


੩੭0 


ਦੰਹਰਾ 
ਤਬ ਤਿਨ ਬਿਪ ਬੁਲਾਇ ਕੈ ਦੀਨੋ ਦਾਨ ਅਪਾਰ। 
ਛਲ ਕੈ ਕੈ ਜੂਤਿਨ ਭਏ ਬੀਸ ਖੁਦਾਈ ਮਾਰ। ੧੪। 
ਚੱਪਣਾ 
ਚੁਪ ਤਬ ਤੇ ਹ੍ਹੈ ਰਹੇ ਖੁਦਾਈ। ਕਾਹੂ ਸਾਥ ਨ ਰਾਰਿ ਬਢਾਈ। 
ਸੋਈ ਕਰੈ ਜੁ ਹਿੰਦੂ ਕਹੈ। ਤੁਹਮਤਿ ਦੈ ਕਾਹੂੰ _ਨ_ਗਹੈ। _੧੫। ੧। 
ਮਤੁ ਸਭਨ ਮਤੁ? _੯੯/ 5੮#=/ %ਫਲੀੰ/ 
ਚੱਪਣਾ 
ਰੋਪਰ ਰਾਵ ਰੁਪੇਸੂਰ ਭਾਰੋ। _ਰਘੁਕੁਲ ਬੀਚ ਅਧਿਕ _ਉਜਿਯਾਰੋ। 
ਚਿਤ੍ਰ _ਕੁਅਰਿ ਰਾਨੀ ਇਕ ਤਾ ਕੇ। ਰੂਪਵਤੀ ਕੋਊ ਤੁਲਿ ਨ ਵਾ ਕੇ। ੧ 
ਦਾਨਵ ਏਕ ਲੰਕ ਤੇ ਆਯੋ। ਤਾ ਕੋ ਰੂਪਿ ਹੇਰਿ ਉਰਝਾਯੋ। 
ਮਨ ਮੈ ਅਧਿਕ ਰੀਝਿ ਕਰਿ ਗਯੋ। ਤਾ ਕੋ ਲਗਾ ਨ ਤਜਿ ਤਹਿ ਦਯੋ। ੨। 
ਤਬ ਤਿਨ ਮੰਤ੍ਰੀ ਅਧਿਕ _ਬੁਲਾਏ। ਅਨਿਕ _ਭਾਤਿ ਉਪਚਾਰ _ਕਰਾਏ। 
ਤਹਾ ਏਕ _ਮੁਲਾ ਚਲਿ _ਆਯੋ। _ਆਨਿ ਆਪਨਾ _ਓਜੁ _ਜਨਾਯੋ। _੩। 
ਤਬ ਤਿਨ ਘਾਤ _ਦਾਨਵਹਿ ਪਾਯੋ। ਏਕ ਹਾਥ ਸੌ ਮਹਲ _ਉਚਾਯੋ। 
ਦੁਤਿਯ ਹਾਥ ਤਾ ਕੌ ਗਹਿ ਲੀਨੋ। ਤਵਨ _ਛਾਤ ਭੀਤਰ ਧਰਿ _ਦੀਨੋ। _੪। 
ਦੰਹਰਾ 
ਧਰਿਯੋ ਥੰਭ ਊਪਰ ਤਿਸੈ ਇਕ _ਕਰ _ਛਾਤ _ਉਠਾਇ। 
ਮਾਰਿ _ਮੁਲਾਨਾ ਕੋ ਦਯੋ ਜਮ _ਕੇ ਧਾਮ ਪਠਾਇ। ੫ 
ਚੱਪਣਾ 
ਤਹ _ਇਕ ਔਰ _ਮੁਲਾਨੋ ਆਯੋ। _ਸੋਊ ਪਕਰਿ _ਟਾਂਗ ਪਟਕਾਯੋ। 
ਤੀਜੋ ਔਰ ਆਇ ਤਹ ਗਯੋ। ਸੋਊ ਡਾਰਿ ਨਦੀ ਮੈ ਦਯੋ। ੬। 
ਤਬਿ ਇਕ ਤ੍ਰਿਯਾ ਤਹਾ ਚਲਿ ਆਈ। _ਭਾਤਿ ਭਾਤਿ ਤਿਹ ਕਰੀ ਬਡਾਈ। 
ਲੇਹਜ _ਪੇਹਜ ਬਹੁ ਤਾਹਿ _ਖਵਾਯੋ। _ਮਦਰੋ _ਪ੍ਯਾਇ _ਤਾਹਿ _ਰਿਝਵਾਯੋ। _੭। 


ਤਾ ਕੇ ਨਿਤਿ ਬੁਹਾਰੀ ਦੇਵੈ। _ਤਾ ਕੋ ਚਿਤ ਚੁਰਾਇ ਕੈ ਲੇਵੈ। 
ਇਕ ਦਿਨ ਹੋਇ ਬਿਮਨ ਸੀ ਰਹੀ। ਤਬ ਐਸੇ ਦਾਨੋ ਤਿਹ ਕਹੀ। ੮। 


ਖਾਤ ਪੀਤ _ਹਮਰੋ ਤੂੰ _ਨਾਹੀ। ਸੇਵਾ ਕਰਤ ਰਹਤ ਗ੍ਰਿਹ ਮਾਹੀ। 
ਅਧਿਕ _ਰੀਝਿ _ਨਿਸਚਰਹਿ ਉਚਾਰੋ। ਦੇਉ ਵਹੈ ਜੋ ਹਿਿਦੈ ਬਿਚਾਰੋ। ੯। 


ਚਰਿਤ੍ਰ ਪਾਖਿਆਨ ੩੭੧ 


ਦੰਹਰਾ 

ਤਦ (ਉਸ ਇਸਤਰੀ ਨੇ) ਬ੍ਰਾਹਮਣਾਂ ਨੂੰ ਬੁਲਾ ਕੇ ਅਪਾਰ _ਦਾਨ ਦਿੱਤਾ। ਇਸ _ਛਲ 
ਨਾਲ _ਵੀ ਵੀਹ _ਮੁਲਾਣਿਆਂ ਨੂੰ _ਜੁਤੀਆਂ _ਨਾਲ ਮਰਵਾ _ਦਿੱਤਾ।੧੪। 
ਚੱਪਣਾ 

ਤਦ ਤੋ ਮੁਲਾਣੇ ਚੁਪ ਕਰ _ਰਹੇ। (ਉਨ੍ਹਾਂ ਨੇ) ਕਿਸੇ ਨਾਲ ਝਗੜਾ _ਨ__ਵਧਾਇਆ। 
ਉਹੀ ਕਰਦੇ ਸਨ ਜੋ ਹਿੰਦੂ ਕਹਿੰਦੇ ਸਨ ਅਤੇ _ਤੋਹਮਤ ਲਗਾ ਕੇ _ਕਿਸੇ_ ਨੂੰ ਪਕੜਦੇ ਨਹੀਂ 
ਸਨ।੧੫। 

/ਏਥੋਂ ਸੰ ਗੰਰੇਤੁੰਪ/ਮਿਆਨ ਦੇ ਤੁਆ ਗਾਰੈੜ੍ਹ ਦੇ ਮੰਤ ਭੁਖ ਸੰਵਾਦ ਦੇ ੯੯ਵੇ' ਗੰਰੇਤੂ ਦੀ ਸ਼ਮਪਤਨ 

ਭ ਲਭ ਹੰ/ _੯੯/ 5੮8=/ ਜਲਦਾ/ 

ਜੱਪਣਾ 

ਰੋਪੜ _ਨਗਰ _ਵਿਚ ਰੂਪੇਸ਼ੂਰ ਨਾਂ ਦਾ _ਵੱਡਾ _ਰਾਜਾ _ਸੀ। _ਉਹ _ਰਘੂਕੁਲ ਵਿਚ _ਬਹੁਤ 
ਪ੍ਰਸਿੱਧ ਸੀ। ਉਸ ਦੇ ਘਰ ਚਿਤੁ ਕੁਅਰਿ ਨਾਂ ਦੀ ਇਕ ਰਾਣੀ ਸੀ। ਕੋਈ ਸੁੰਦਰੀ ਵੀ ਉਸ ਦੇ 
ਸਮਾਨ _ਨਹੀਂ_ਸੀ।੧। 

ਲੰਕਾ ਤੋਂ ਇਕ ਦੈਂਤ ਆਇਆ ਅਤੇ ਉਸ ਦਾ ਰੂਪ ਵੇਖ ਕੇ ਫਸ ਗਿਆ। ਉਹ ਮਨ 
ਵਿਚ ਬਹੁਤ ਪ੍ਰਸੰਨ ਹੋ ਗਿਆ। ਉਸ ਨੂੰ ਲਗਿਆ ਕਿ (ਉਹ) ਉਸ ਨੂੰ ਛਡ ਨਹੀਂ ਸਕਦਾ।੨। 

ਤਦ ਉਸ ਨੇ ਬਹੁਤ ਮੌਤ੍ਰੀ ਬੁਲਾਏ ਅਤੇ ਅਨੇਕ _ਤਰ੍ਹਾਂ ਦੇ ਉਪਚਾਰ _ਕਰਵਾਏ। ਉਥੇ 
ਇਕ ਮੁੱਲਾ ਚਲ ਕੇ ਆਇਆ। (ਉਸ ਨੇ) ਆ ਕੇ ਆਪਣਾ ਪ੍ਰਤਾਪ ਪੁਗਟ _ਕੀਤਾ।੩। 

ਤਦ ਉਸ ਦੈੱਤ ਨੂੰ ਇਕ ਮੌਕਾ ਲਗਿਆ। (ਉਸ ਨੇ) ਇਕ ਹੱਥ ਨਾਲ ਮਹੱਲ ਚੁਕ 
ਲਿਆ ਅਤੇ ਦੂਜੇ ਹੱਥ _ਨਾਲ ਉਸ (ਮੁੱਲਾ) ਨੂੰ ਪਕੜ _ਲਿਆ ਅਤੇ ਉਸ ਨੂੰ ਛਤ ਦੇ ਅੰਦਰ 
ਦੇ ਦਿੱਤਾ।੪। 
ਦੰਹਰਾ 

(ਉਸ ਨੇ) ਇਕ ਹੱਥ ਨਾਲ ਛਤ ਨੂੰ ਉਠਾ ਕੇ ਥੰਮ ਉਪਰ ਧਰ ਦਿੱਤਾ ਅਤੇ ਮੁਲਾਣੇ 
ਨੂੰ ਮਾਰ ਕੇ _ਜਮਲੋਕ ਭੇਜ _ਦਿੱਤਾ।੫। 
ਚੱਪਣਾ 

ਤਦ ਉਥੇ ਇਕ ਹੋਰ ਮੁਲਾਣਾ ਆਇਆ। ਉਸ ਨੂੰ ਵੀ ਲੱਤਾਂ ਤੋਂ _ਪਕੜਵਾ ਕੇ ਪਕਟਵਾ 
ਦਿੱਤਾ। (ਫਿਰ) ਇਕ ਹੋਰ ਤੀਜਾ ਮੁਲਾਣਾ ਆ _ਗਿਆ। ਉਸ ਨੂੰ ਨਦੀ ਵਿਚ ਸੁਟ ਦਿੱਤਾ।੬। 

ਤਦ ਇਕ ਇਸਤਰੀ ਉਥੇ ਚਲ ਕੇ ਆਈ। ਉਸ ਨੇ (ਉਸ ਦੀ) ਭਾਂਤ ਭਾਂਤ ਦੀ 
ਵਡਿਆਈ ਕੀਤੀ। ਉਸ (ਦੈਂਤ) ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ ਅਤੇ ਸ਼ਰਾਬ ਪਿਆ ਕੇ 
ਉਸ ਨੂੰ ਪੁੁਸੰਨ _ਕੀਤਾ।੭। 

ਉਸ ਦੇ (ਘਰ) ਉਹ ਰੋਜ਼ ਬੁਹਾਰੀ ਦਿੰਦੀ ਸੀ ਅਤੇ ਉਸ ਦਾ ਮਨ 
(ਅਰਥਾਤ[ ਪੂਸੰਨ ਕਰ ਲੈਂਦੀ ਸੀ)। ਇਕ ਦਿਨ _ਬੇਮਨੀ ਹੋਕੇ ਬੈਠ ਗਈ। ਤਦ 
ਉਸ ਨੂੰ ਇਸ ਤਰ੍ਹਾਂ ਕਿਹਾ--।੮। 


ਨੇ ਅਧਿਕ ਪ੍ਰਸੰਨ ਹੋਕੇ ਕਿਹਾ ਕਿ ਤੂੰ ਜੋ ਮਨ ਵਿਚ ਸੋਚੇਂਗੀ, ਉਹੀ ਦਿਆਂਗਾ।੯। 


੩੭੨ ਸੀ _ਦਸਮ-ਗ੍ੂੰਥ _ਸਾਹਿਬ 


ਜਬ ਦੋ ਤੀਨਿ ਬਾਰ ਤਿਨ ਕਹਿਯੋ। ਤਾ ਪੈ ਅਧਿਕ ਰੀਝਿ ਕੈ ਰਹਿਯੋ। 
ਕਹਿਯੋ ਅਸੁਰ ਲਾਗਯੋ ਇਕ ਤ੍ਰਿਯਾ ਕੋ। ਸਕੈ ਦੂਰਿ ਕਰ ਤੂ ਨਹਿ ਤਾ ਕੋ। ੧0। 


ਤਬ ਤਿਨ ਜੰਤੂ ਤੁਰਤੁ ਲਿਖਿ ਲੀਨੋ। ਲੈ ਤਾ ਕੋ ਕਰ ਭੀਤਰ ਦੀਨੋ। 
ਜਾ ਕੋ ਤੂ ਇਕ ਬਾਰ ਦਿਖੈ ਹੈ। ਜਰਿ ਬਰਿ ਢੇਰ ਭਸਮਿ ਸੋ ਹ੍ਹੈ ਹੈ। ੧੧। 


ਤਾ ਕੈ ਕਰ ਤੇ ਜੰਤਰ ਲਿਖਾਯੋ। ਲੈ ਕਰ ਮੈ ਤਹਿ ਕੋ ਦਿਖਰਾਯੋ। 
ਜਬ ਸੁ ਜੰਤੂ ਦਾਨੋ ਲਖਿ ਲਯੋ। ਸੋ_ਜਰਿ ਢੇਰ ਭਸਮ ਹੈ ਗਯੋ। ੧੨। 


ਦੰਹਰਾ 
ਦੇਵਰਾਜ ਜਿਹ ਦੈਤ ਕੌ ਜੀਤ ਸਕਤ ਨਹਿ ਜਾਇ। 
ਸੋ ਅਬਲਾ ਇਹ ਛਲ ਭਏ ਜਮ ਪੁਰ ਦਯੋ ਪਠਾਇ। ੧੩। ੧। 


ਮਤੁ _ਨਭਨ ਸਤ? 507/ 9੮੫੬7 %ਫ੍ਹੀ/ 
ਚੱਪਾਣ 
ਰਾਵੀ ਤੀਰ ਜਾਟ ਇਕ _ਰਹੈ। _ਮਹੀਵਾਲ ਨਾਮ ਜਗ _ਕਹੈ। 
ਨਿਰਖਿ ਸੋਹਨੀ ਬਸਿ ਹ੍ਹੈ ਗਈ। ਤਾ ਪੈ ਰੀਝਿ ਸੁ ਆਸਿਕ ਭਈ। ੧। 


ਜਬ ਹੀ ਭਾਨ ਅਸਤ ਹੈ ਜਾਵੈ। ਤਬ ਹੀ ਪੈਰਿ ਨਦੀ ਤਹ ਆਵੈ। 
ਦ੍ਰਿੜ ਗਹਿ ਘਟ ਉਰ ਕੇ ਤਰ ਧਰੈ। ਛਿਨ ਮਹਿ ਪੈਰ ਪਾਰ ਤਿਹ ਪਰੈ। ੨। 


ਏਕ ਦਿਵਸ ਉਠਿ ਕੈ ਜਬ _ਧਾਈ। ਸੋਵਤ ਹੁਤੋ ਬੈਧੁ ਲਖਿ ਪਾਈ। 
ਪਾਛੈ ਲਾਗਿ ਭੇਦ ਤਿਹ _ਚਹਿਯੋ। ਕਛੂ _ਸੋਹਨੀ ਤਾਹਿ ਨ ਲਹਿਯੋ। _੩। 


ਭਾਲ਼ੰਨਾ ਛੰਦ 
ਛਕੀ ਪ੍ਰੇਮ ਬਾਲਾ ਤਿਸੀ ਨੌਰ ਧਾਈ। ਜਹਾ ਦਾਬਿ ਕੈ ਬੂਟ ਮੈ ਮਾਟ ਆਈ। 
ਲੀਯੋ ਹਾਥ _ਤਾ_ਕੌ _ਧਸੀ ਨੀਰ _ਮ੍ਯਾਨੇ। ਮਿਲੀ ਜਾਇ ਤਾ ਕੌ ਯਹੀ ਭੇਦ ਜਾਨੇ। ੪। 


ਚਰਿਤ੍ਰ ਪਾਖਿਆਨ ੩੭੩ 


ਜਦ ਉਸ ਨੇ ਦੋ ਤਿੰਨ ਵਾਰ ਕਿਹਾ ਅਤੇ ਉਸ ਉਤੇ ਬਹੁਤ ਰੀਝ _ਗਿਆ। (ਤਾਂ 
ਇਸਤਰੀ ਨੇ) ਕਿਹਾ ਕਿ ਇਕ ਇਸਤਰੀ ਨੂੰ ਦੈਂਤ ਚੈਬੜਿਆ ਹੋਇਆ ਹੈ, (ਪਰ) ਤੂੰ ਉਸ ਨੂੰ 
ਦੂਰ ਨਹੀਂ ਕਰ _ਸਕਦਾ।੧0। 

ਤਦ ਉਸ ਨੇ ਇਕ ਜੰਤਰ ਲਿਖ ਲਿਆ ਅਤੇ ਲਿਖ ਕੇ ਉਸ ਦੇ ਹੱਥ ਵਿਚ ਦੇ ਦਿੱਤਾ 
(ਅਤੇ ਕਿਹਾ) ਕਿ ਜਿਸ ਨੂੰ (ਤੂੰ ਇਹ ਜੰਤ) ਇਕ _ਵਾਰ ਵਿਖਾਏਂਗੀ, ਉਹ ਸੜ _ਬਲ ਕੇ 


ਸੁਆਹ ਦਾ ਢੇਰ ਹੋ ਜਾਏਗਾ।੧੧। 

ਉਸ ਨੇ ਉਸ ਦੇ ਹੱਥੋਂ ਇਕ ਜੰਤ ਲਿਖਵਾਇਆ ਅਤੇ ਹੱਥ ਵਿਚ ਲੈ ਕੇ ਉਸ ਨੂੰ 
ਵਿਖਾ ਦਿੱਤਾ। ਜਦੋਂ ਉਹ ਜੰਤਰ ਦੈਂਤ ਨੇ ਵੇਖ ਲਿਆ (ਤਦ) ਉਹ ਸੜ ਕੇ ਸੁਆਹ ਦਾ ਢੇਰ 
ਹੋ ਗਿਆ।੧੨। 
ਦੰਹਰਾ” 

ਦੇਵਰਾਜ (ਇੰਦਰ) ਵੀ ਜਿਸ ਦੈਂਤ ਨੂੰ ਜਿਤ ਨ ਸਕਿਆ। ਉਸ ਨੂੰ ਇਸ ਇਸਤਰੀ ਨੇ 
ਛਲ _ਨਾਲ _ਜਮਲੋਕ _ਭੇਜ _ਦਿੱਤਾ।੧੩। 

/ਏਥੋਂ ਨੂੰ ਗਰਤੰ/ਖਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ 500ਵੇ' ਗਰੇੜ੍ਹ ਦੀ ਸਆਘਤਨ 

ਭਾ ਲਭ ਹੀ? 506/ 5੮੦੬/ ਚਲਦਾ? 

ਚੱਪਾਣ 

ਰਾਵੀ (ਨਦੀ) ਦੇ ਕੈਢੇ ਉਤੇ ਇਕ ਜੱਟ ਰਹਿੰਦਾ ਸੀ, ਜਿਸ ਦਾ ਨਾਂ 
ਕਹਿੰਦੇ ਸਨ। ਉਸ ਨੂੰ ਵੇਖ ਕੇ ਸੋਹਣੀ (ਉਸ ਦੇ) ਵਸ ਵਿਚ ਹੋ ਗਈ ਅਤੇ 
ਕੇ ਆਸ਼ਕ _ਹੋ__ਗਈ।੧। 

ਜਦੋਂ ਸੂਰਜ _ਡੁਬ ਜਾਂਦਾ, ਤਦੋਂ ਉਹ ਨਦੀ ਤਰ ਕੇ ਉਥੇ ਜਾਂਦੀ 
ਛਾਤੀ ਹੇਠਾਂ ਕਰ ਕੇ ਚੰਗੀ ਤਰ੍ਹਾਂ ਪਕੜ ਲੈਂਦੀ ਅਤੇ ਛਿਣ ਵਿਚ (ਨਦੀ) ਤਰ ਕੇ 
ਜਾਂਦੀ।੨। 

ਇਕ ਦਿਨ ਜਦੋਂ ਉਹ ਉਠ ਕੇ ਤੁਰੀ ਤਾਂ ਸੁਤੇ ਪਏ ਭਰਾ ਨੇ ਉਸ ਨੂੰ ਵੇਖ ਲਿਆ। 
ਉਸ ਨੇ ਪਿਛੇ ਲਗ ਕੇ ਭੇਦ ਪਾਣਾ ਚਾਹਿਆ, ਪਰ ਸੋਹਣੀ ਨੂੰ (ਇਸ _ਗੌਲ ਦਾ) ਪਤਾ ਨ 
ਚਦਿਆ।੩। 


੬0 ॥2੧੨ 


ਭਾਲੰਨਾ ਛੰਦ 

ਪਰੇਮ ਵਿਚ ਮਗਨ (ਉਹ) ਇਸਤਰੀ ਉਸ ਥਾਂ ਤੇ ਪਹੁੰਚੀ ਜਿਥੇ ਉਹ ਬ੍ਰਿਛ ਹੇਠਾਂ ਘੜਾ 
ਲੁਕਾ ਕੇ ਆਈ ਸੀ। ਉਸ (ਪੜੇ) ਨੂੰ ਹੱਥ ਵਿਚ ਲੈ ਕੇ ਉਹ ਪਾਣੀ ਵਿਚ ਵੜ ਗਈ ਅਤੇ 
ਉਸ (ਪ੍ਰੇਮੀ) ਨੂੰ ਜਾ ਕੇ ਮਿਲੀ। (ਉਸ ਦੇ ਭਰਾ ਨੇ) ਇਹ ਸਾਰਾ ਭੇਦ ਪਾ ਲਿਆ।੪। 

ਜਦੋਂ ਉਸ ਨੂੰ ਮਿਲ ਕੇ ਇਸਤਰੀ ਵਾਪਸ ਪਰਤੀ, ਤਾਂ ਉਸ ਦੀ ਪ੍ਰਭਾ ਬਹੁਤ _ਜੋਤੀਮਾਨ 
ਸੀ ਮਾਨੋ ਅੱਗ (ਦੀ ਲਾਟ) ਹੋਵੇ। (ਉਹ) ਹੱਥ ਵਿਚ ਘੜਾ ਲੈ ਕੇ ਨਦੀ ਦੇ ਇਸ ਪਾਰ ਆ 
ਗਈ। (ਉਹ) ਸਮਝ ਰਹੀ ਸੀ ਕਿ ਉਸ ਦਾ ਭੇਦ ਕਿਸੇ ਨੇ ਨਹੀਂ ਪਾਇਆ।੫। 

ਸਵੇਰ ਹੁੰਦਿਆਂ ਹੀ (ਉਸ ਦਾ ਭਰਾ) ਕੱਚਾ ਘੜਾ ਲੈ ਕੇ (ਉਥੇ) ਗਿਆ। (ਉਸ ਨੇ 
ਪਹਿਲੇ ਨੂੰ ਪਰੇ) ਸੁਟ ਦਿੱਤਾ ਅਤੇ ਕੱਚਾ ਘੜਾ __ਉਥੇ ਰਖ _ਆਇਆ।੬। 


੩੭੪ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ” 
ਅਧਿਕ ਜਬ _ਸਰਿਤਾ ਤਰੀ ਮਾਟਿ ਗਯੋ ਤਬ ਫੂਟਿ। 
ਡੁਬਕੀ ਲੇਤੇ ਤਨ ਗਯੋ ਪ੍ਰਾਨ ਬਹੁਰਿ ਗੇ _ਛੂਟਿ। ੭। 


ਦੱਖਣ? 
ਮੇਹੀਵਾਲ ਅਧਿਕ ਦੁਖੁ _ਧਾਰਿਯੋ। ਕਹਾ _ਸੋਹਨੀ ਰਹੀ _ਬਿਚਾਰਿਯੋ। 
ਨਦੀ ਬੀਚ ਖੋਜਤ ਬਹੁ _ਭਯੋ। ਆਈ ਲਹਿਰ ਡੂਬਿ ਸੋ ਗਯੋ। ੮। 


ਏਕ ਪੁਰਖ ਯਹ ਚਰਿਤ੍ਰ _ਸੁਧਾਰਿਯੋ। _ਮੇਹੀਵਾਲ ਸੋਹਨਿਯਹਿ ਮਾਰਿਯੋ। 
ਕਾਚੋ ਘਟ ਵਾ ਕੋ ਦੈ ਬੋਰਿਯੋ। ਮੇਹੀਵਾਲ ਹੂੰ ਕੋ ਸਿਰ ਤੋਰਿਯੋ। ੯। ੧। 


/ਛੰਤਾ ਸੰ ਗਾਰ ਖਲ੍ੂਯਾਨੇ ਪਰਸ ਗਾੰਠਤ ਮੰਨੀ ਭੂਪ ਸੰਭਾਏੇ /ਏਕ ਸੌ /ਕਾ ਲਾਰਾ ਸ਼ਆਘਤਨ 
ਮਤੁ _ਨਭਨ ਸ੍ਤ/ 575/ 9੮੬੫/ ਅਠੁੰ/ 


ਦੰਹਰਾ 
ਅਵਧ ਪੁਰੀ ਭੀਤਰ ਬਸੈ ਅਜ ਸੁਤ ਦਸਰਥ _ਰਾਵ। 
ਦੀਨਨ ਕੀ ਰਛਾ ਕਰੈ ਰਾਖਤ ਸਭ ਕੋ _ਭਾਵ। ੧। 
ਦੈਤ _ਦੇਵਤਨ ਕੋ _ਬਨ੍ਯੋ __ਏਕ ਦਿਵਸ _ਸੰਗ੍ਰਾਮ। 
ਬੋਲਿ ਪਠਾਯੋ ਇੰਦੂ ਨੈ ਲੈ ਦਸਰਥ ਕੋ _ਨਾਮ। ੨। 
ਚੱਪਣਾ 
ਦੂਤਹਿ _ਕਹਿਯੋ ਤੁਰਤ ਤੁਮ ਜੈਯਹੁ। ਸੈਨ ਸਹਿਤ ਦਸਰਥ ਕੈ ਲ੍ਯੈਯਹੁ। 
ਗ੍ਰਿਹ ਕੇ ਸਕਲ ਕਾਮ ਤਜ ਆਵੈ। ਹਮਰੀ ਦਿਸਿ ਹ੍ਹੈ ਜੁਧੁ ਮਚਾਵੈ। ੩। 


ਰੱਖਣਾ 


ਤ੍ਰਿਯ ਕੋ ਮੋਹ ਨ੍ਰਿਪਤਿ ਸੌ ਭਾਰੋ। ਤਿਹ ਸੰਗ ਲੈ ਉਹ ਓਰਿ ਪਧਾਰੋ। 
ਬਾਲ _ਕਹਿਯੋ ਸੇਵਾ ਤਵ _ਕਰਿਹੋ। ਜੂਝੋ ਨਾਥ _ਪਾਵਕਹਿ _ਬਰਿਹੋਂ। ੬। 


ਅਵਧ ਰਾਜ ਤਹ ਤੁਰਤ ਸਿਧਾਯੋ। ਸੁਰ ਅਸੁਰਨ ਜਹ ਜੁਧ _ਮਚਾਯੋ। 
ਬਜੂ ਬਾਨ _ਬਿਛੂਆ ਜਹ _ਬਰਥੈ। ਕੁਪਿ ਕੁਪਿ ਬੀਰ _ਧਨੁਹਿਯਨ _ਕਰਖੈ। _੭। 


ਚਰਿਤ੍ਰ ਪਾਖਿਆਨ ੩੭੫ 


ਦੰਹਰਾ 

(ਦੂਜੇ ਦਿਨ ਜਦੋਂ ਸੋਹਣੀ ਕੱਚਾ ਘੜਾ ਲੈ ਕੇ ਨਦੀ ਵਿਚ ਠਿਲ੍ਹੀ ਅਤੇ) ਜਦੋਂ ਕਾਫ਼ੀ 
ਨਦੀ ਤਰ ਲਈ ਤਾਂ ਕੱਚਾ ਘੜਾ ਖੁਰ ਗਿਆ। ਡੁਬਕੀਆਂ ਲਦਿਆਂ ਉਸ ਦਾ ਸ਼ਰੀਰ ਗ਼ਰਕ 
ਗਿਆ ਅਤੇ ਫਿਰ ਪ੍ਰਾਣ ਨਿਕਲ _ਗਏ।੭। 
ਜੱਪਣਾ 

(ਉਡੀਕ ਉਡੀਕ ਕੇ) ਮੇਹੀਂਵਾਲ ਬਹੁਤ ਦੁਖੀ ਹੋਇਆ (ਅਤੇ ਸੋਚੀਂ ਧੈ ਗਿਆ ਕਿ) 
ਸੋਹਣੀ ਵਿਚਾਰੀ ਕਿਥੇ ਰਹਿ ਗਈ ਹੈ। (ਉਹ ਉਸ ਨੂੰ) ਨਦੀ ਵਿਚ ਬਹੁਤ _ਖੋਜਦਾ ਰਿਹਾ 
(ਪਰ ਇਸੇ ਦੌਰਾਨ ਇਕ) ਲਹਿਰ ਆਈ ਅਤੇ ਉਹ ਵੀ ਡੁਬ _ਗਿਆ।੮। 

ਇਕ ਪੁਰਸ਼ ਨੇ ਇਹ ਚਰਿਤ੍ਰ _ਕੀਤਾ ਅਤੇ ਮੇਹੀਂਵਾਲ ਅਤੇ ਸੋਹਣੀ ਨੂੰ ਮਾਰ ਦਿੱਤਾ। 


ਉਸ ਨੂੰ ਕੱਚਾ ਘੜਾ ਦੇ ਕੇ ਡਬੋ ਦਿੱਤਾ ਅਤੇ ਮੇਹੀਂਵਾਲ ਦਾ ਸਿਰ ਵੀ ਪਾੜ _ਦਿੱਤਾ।੯। 


4 


/ਟਥੋਂ 26 ਗਰੇਤੂੰਪ/ੱਖਆਨ ਦੇ ਪਰਖ ਰੇਤ ਦੇ ੭ ਭੂਪ ਸੰਵਾਦ ਦੇ /ਏਕਾ ਸੌ /2ਕ ਗਰੇੜਹ ਦੀ ਸਨਾਤਨ 
ਅਠ ਲਭ ਹੈ? _$/5/ 5੮੬੫/ ਚਲਦਾ 

ਦੰਹਰਾ 

(ਰਾਜਾ) ਅਜ ਦਾ ਪੁੱਤਰ _ਦਸ਼ਰਥ _ਰਾਜਾ _ਅਵਧਪੁਰੀ (ਅਯੁਧਿਆ) ਵਿਚ ਵਸਦਾ ਸੀ। 
(ਉਹ) ਗ਼ਰੀਬਾਂ _(ਨਿਤਾਣਿਆਂ) ਦੀ ਰਖਿਆ ਕਰਦਾ ਸੀ ਅਤੇ ਸਭ ਪ੍ਰਤਿ ਪ੍ਰੇਮ ਭਾਵ ਪਾਲਦਾ 
ਸੀ।੧। ਇਕ _ਵਾਰ ਦੈਂਤਾਂ ਅਤੇ ਦੇਵਤਿਆਂ ਵਿਚ ਲੜਾਈ ਸ਼ੁਰੂ ਹੋਂ _ਗਈ ਅਤੇ ਇੰਦਰ ਨੇ 
ਦਸ਼ਰਥ ਰਾਜੇ ਦਾ ਨਾਂ ਲ। ਕੇ (ਸਹਾਇਤਾ ਲਈ) ਬੁਲਾ _ਭੇਜਿਆ।੨। 
ਚੱਪਾਣ 

(ਇੰਦਰ ਨੇ) ਦੂਤ ਨੂੰ ਕਿਹਾ ਕਿ ਤੂੰ ਤੁਰਤ ਜਾ ਅਤੇ ਸੈਨਾ ਸਹਿਤ ਦਸ਼ਰਥ ਨੂੰ ਲੈ ਆ। 
(ਉਹ) ਘਰ ਦੇ ਸਾਰੇ ਕੰਮ ਛਡ ਕੇ ਆ ਜਾਵੇ ਅਤੇ ਸਾਡੇ ਵਲੋਂ ਹੋਕੇ ਯੁੱਧ _ਕਰੇ।੩। 
ਦੰਹਰਾ” 

ਇੰਦਰ ਨੇ ਜੋ ਦੂਤ ਉਸ 
ਸੁਆਮੀ (ਇੰਦਰ) ਨੇ ਕਿਹਾ ਸੀ, ਕਹਿ ਦਿੱਤਾ।੪। 
ਚੱਪਾਣ 

ਇੰਦਰ ('ਬਾਸਵ”) ਨੇ ਜੋ ਕਿਹਾ ਸੀ, ਉਹ ਉਸ (ਦਸ਼ਰਥ) ਨੂੰ 
ਸੁਣ ਕੇ ਕੈਕਈ ਵਿਚਲੀ ਗੱਲ ਸਮਝ _ਲਈ। _(ਕੈਕਈ ਨੇ ਦਸ਼ਰਥ ਨੂੰ ਕਿਹਾ 
ਚਲੋਗੇ ਤਾਂ ਨਾਲ _ਚਲਾਂਗੀ, ਜੇ ਰਹੋਗੇ ਤਾਂ ਰਹਾਂਗੀ। (ਜੇ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਕਰਨ 
ਦਿਓਗੇ ਤਾਂ ਮੈਂ) ਆਪਣੀ ਦੇਹ ਅਗਨੀ _ਵਿਚ ਸਾੜ _ਦਿਆਂਗੀ। _੫। 

ਕੈਕਈ ਦਾ ਰਾਜੇ ਨਾਲ ਬਹੁਤ ਪ੍ਰੇਮ ਸੀ। ਉਸ ਨੂੰ ਨਾਲ ਲੈ ਕੇ (ਰਾਜਾ) ਉਥੇ _(ਰਣ- 
ਭੂਮੀ ਵਿਚ) ਚਲਾ ਗਿਆ। ਕੈਕਈ ਨੇ ਕਿਹਾ ਕਿ (ਮੈਂ ਤੁਹਾਡੀ) ਸੇਵਾ ਕਰਾਂਗੀ। ਹੇ ਨਾਥ! ਜੇ 
ਤੁਸੀਂ ਮਾਰੇ ਗਏ ਤਾਂ (ਮੈਂ ਨਾਲ ਹੀ) ਔਗ ਵਿਚ ਸੜ _ਜਾਵਾਂਗੀ। ੬। 

ਅਯੁਧਿਆ ਦਾ ਰਾਜਾ _ਉਥੋ ਲਈ ਤੁਰਤ ਚਲ ਪਿਆ ਜਿਥੇ ਦੇਵ-ਅਸੁਰ _ਸੰਗ੍ਰਾਮ 
ਮਚਿਆ ਹੋਇਆ ਸੀ, ਜਿਥੇ _ਬਜੂ ਵਰਗੇ _ਬਾਣਾਂ ਅਤੇ _ਬਿਛੂ _(ਵਰਗੇ ਪੇਸ਼ਕਬਜ਼ਾਂ) ਦੀ ਬਰਖਾ 
ਹੋਂ ਰਹੀ ਸੀ ਅਤੇ ਕ੍ਰੋਧਿਤ ਹੋ ਕੇ ਯੁੱਧਵੀਰ _ਕਮਾਨਾਂ ਖਿਚ _ਰਹੇ __ਸਨ।੭। 


੩੭੬ 


ਸੀ _ਦਸਮ-ਗੁੰਥ _ਸਾਹਿਬ 


ਭਾਲੰਨਾ ਛੰਦ 
ਬਧੇ _ਗੋਲ _ਗਾੜੇ _ਚਲਿਯੋ _ਬਜੁਧਾਰੀ। _ਬਜੈ _ਦੇਵ ਦਾਨਵ ਜਹਾ ਹੀ __ਹਕਾਰੀ। 
ਗਜੈ ਕੋਟਿ ਜੋਧਾ ਮਹਾ ਕੋਪ ਕੈਕੈ। ਪਰੈ ਆਨਿ ਕੈ ਬਾਢਵਾਰੀਨ ਲੈਕੈ। _੮। 


ਭਜੇ ਦੇਵ ਦਾਨੋਅਨਿ ਬਾਨ ਮਾਰੇ। ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ। 
ਰਹਿਯੋ ਏਕ ਠਾਢੋ ਤਹਾ ਬਜੁਧਾਰੀ। ਪਰਿਯੋ ਤਾਹਿ ਸੋ ਰਾਵ ਤਹਿ ਮਾਰ ਮਾਰੀ। ੯। 


ਇਤੈ ਇੰਦੂ ਰਾਜਾ ਉਤੈ ਦੈਤ ਭਾਰੇ। ਹਟੇ ਨ ਹਠੀਲੇ ਮਹਾ ਰੋਹ ਵਾਰੇ। 
ਲਯੋ_ਘੇਰਿ ਤਾ ਕੋ _ਚਹੂੰ ਓਰ ਐਸੇ। ਮਨੋ ਪਵਨ ਉਠੈ ਘਟਾ ਘੋਰ ਜੈਸੇ। _੧0। 


ਪਰੀ ਦੇਵ _ਦਾਵਾਨ ਕੀ ਮਾਰਿ ਭਾਰੀ। _ਹਠਿਯੋ ਏਕ _ਹਾਠੇ ਤਹਾ ਛਤ੍ਰਧਾਰੀ। 
ਅਜ੍ਯਾਨੰਦ ਜੂ ਕੌ _ਸਤੇ ਲੋਕ ਜਾਨੈ। ਪਰੇ ਆਨਿ ਸੋਊ ਮਹਾ ਰੋਸ ਠਾਨੈ। _੧੧। 


ਮਹਾ ਕੋਪ ਕੈ ਕੈ ਹਠੀ ਦੈਤ ਢੂਕੇ। ਫਿਰੇ ਆਨਿ ਚਾਰੋ _ਦਿਸਾ ਰਾਵ ਜੂ ਕੇ। 
ਮਹਾ _ਬਜੂ _ਬਾਨਾਨ ਕੈ ਘਾਇ ਮਾਰੈ। ਬਲੀ ਮਾਰ ਹੀ ਮਾਰਿ ਐਸੇ ਪੁਕਾਰੈ। ੧੨। 


ਹਟੇ ਨ _ਹਠੀਲੇ ਹਠੇ ਐਠਿਯਾਰੇ। _ ਮੰਡੇ ਕੋਪ ਕੈ ਕੈ ਮਹਾਬੀਰ ਮਾਰੇ। 
ਚਹੁੰ ਓਰ _ਬਾਦਿਤ੍ਰ ਆਨੇਕ _ਬਾਜੈ। _ਉਠਿਯੋ ਰਾਗ ਮਾਰੂ ਮਹਾ ਸੂਰ _ਗਾਜੈ। _੧੩। 


ਕਿਤੇ ਹਾਕ ਮਾਰੇ ਕਿਤੇ _ਬਾਕ ਦਾਬੇ। _ਕਿਤੇ ਢਾਲ ਢਾਹੇ ਕਿਤੇ ਦਾੜ ਚਾਬੇ। 
ਕਿਤੇ ਬਾਕ ਸੌ_ਹਲ ਹਲੇ ਬੀਰ _ਭਾਰੀ। ਕਿਤੇ ਜੂਝਿ ਜੋਧਾ ਗਏ ਛਤ੍ਰਧਾਰੀ। _੧੪। 


ਦੰਹਰਾ 
ਅਸੁਰਨ ਕੀ ਸੈਨਾ ਹੁਤੇ ਅਸੁਰ ਨਿਕਸਿਯੋ ਏਕ। 
ਸੂਤ ਸੰਘਾਰਿ ਅਜ ਨੰਦ ਕੌ ਮਾਰੇ ਬਿਸਿਖ ਅਨੇਕ। _੧੫। 


ਚੱਪਲਾਂ 
ਭਰਥ ਮਾਤ ਐਸੇ ਸੁਨਿ ਪਾਯੋ। ਕਾਮ ਸੂਤਿ ਅਜਿ ਸੁਤ ਕੌ ਆਸੋ। 
ਆਪਨ ਭੇਖ _ਸੁਭਟ ਕੋ _ਧਰਿਯੋ। ਜਾਇ ਸੂਤ ਪਨ ਨ੍ਰਿਪ ਕੋ _ਕਰਿਯੋ। ੧੬। 


ਸ੍ਯੰਦਨ ਐਸੀ _ਭਾਤਿ _ਧਵਾਵੈ। ਨ੍ਰਿਪ _ਕੋ__ਬਾਨ ਨ _ਲਾਗਨ _ਪਾਵੈ। 
ਜਾਯੋ _ਚਾਹਤ _ਅਜਿ ਸੁਤ ਜਹਾ। ਲੈ ਅਬਲਾ _ਪਹੁਚਾਵੈ `ਤਹਾ। _੧੭। 


ਚਰਿਤ੍ਰ ਪਾਖਿਆਨ ੩੭੭ 


ਭਾਲੰਨਾ ਛੰਦ 

ਬਜੁਧਾਰੀ (ਇੰਦਰ) ਆਪਣੀ ਸੈਨਾ ਇਕੱਠੀ ਕਰ ਕੇ ਉਥੋਂ ਨੂੰ ਚਲਿਆ ਜਿਥੇ ਦੇਵਤੇ 
ਅਤੇ ਦੈਂਤ ਇਕ ਦੂਜੇ ਨੂੰ ਵੰਗਾਰ ਰਹੇ _ਸਨ। _ਅਤਿ ਕ੍ਰੋਧਵਾਨ ਹੋਕੇ ਸੂਰਮੇ ਗਜ _ਰਹੇ ਸਨ 
ਅਤੇ ਤਲਵਾਰਾਂ ਲੈ ਕੇ ਇਕ ਦੂਜੇ ਉਤੇ ਆ ਕੇ ਪੈ ਰਹੇ ਸਨ।੮। 

ਦੈਂਤਾਂ ਦੀ ਫ਼ੌਜ ਦੇ ਬਾਣਾਂ ਦੀ ਮਾਰ ਕਰ ਕੇ ਦੇਵਤੇ ਭਜ ਗਏ ਅਤੇ ਇੰਦਰ ਦੇ ਵੱਡੇ ਸੂਰਮੇ 
(ਯੁੱਧ-ਭੂਮੀ ਤੋਂ) ਖਿਸਕ ਚਲੇ। ਉਥੇ ਕੇਵਲ ਇਕ ਇੰਦਰ ('ਬਜ੍ਰਧਾਰੀ`) ਰਹਿ ਗਿਆ। ਉਸ 
ਨਾਲ ਹੀ ਖ਼ੂਬ ਯੁੱਧ ਹੋਇਆ ਅਤੇ ਰਾਜੇ (ਦਸ਼ਰਥ) ਨੇ ਵੀ ਬਹੁਤ ਲੜਾਈ ਕੀਤੀ।੯। 

ਇਧਰ ਇੰਦਰ ਅਤੇ ਰਾਜਾ _(ਦਸ਼ਰਥ) _ਸੀ ਅਤੇ _ਉਧਰ _ਤਕੜੇ _ਦੈੱਤ _ਸਨ। ਮਹਾਨ 
ਕ੍ਰੋਧਿਤ ਹੋਏ _ਹਠੀ ਯੋਧੇ _ਟਲਦੇ ਨਹੀਂ _ਸਨ। ਉਨ੍ਹਾਂ ` ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰ 


ਲਿਆ ਮਾਨੋ _ਪਵਨ _ਦੇ ਵਗਣ _ਨਾਲ _ ਕਾਲੀਆਂ _ਘਟਾਵਾਂ ਘਿਰ ਆਈਆਂ _ਹੋਣ।੧0। 

ਦੇਵਤਿਆਂ ਅਤੇ ਦੈੱਤਾਂ ਦੀ _ਗਹਿਗਚ _ਲੜਾਈ _ਹੋਈ। _ਉਥੇ _ਇਕ _ਛਤ੍ਰਧਾਰੀ ਸੂਰਮਾ 
ਡਟਿਆ ਹੋਇਆ ਸੀ। (ਉਸ) ਅਜ ਦੇ ਪੁੱਤਰ ਨੂੰ ਸੌਤੇ ਲੋਕ ਜਾਣਦੇ ਸਨ। (ਦੈਂਤ) ਸੂਰਮੇ 
ਉਸ ਉਤੇ ਕ੍ਰੋਧਿਤ ਹੋ ਕੇ ਆ ਪਏ।੧੧। 

ਹਠੀਲੇ ਦੈਂਤ ਬਹੁਤ ਕ੍ਰੋਧ ਕਰ ਕੇ ਨੇੜੇ _ਢੁਕ ਗਏ ਅਤੇ ਰਾਜੇ _(ਦਸ਼ਰਥ) ਨੂੰ ਚੌਹਾਂ 
ਪਾਸਿਆਂ ਤੋਂ ਘੇਰ _ਲਿਆ। _ਬਜੂ _ਵਰਗੇ _ਬਾਣਾਂ ਦੇ ਪੁਹਾਰ ਕਰ ਰਹੇ ਸਨ ਅਤੇ ਬਲੀ (ਦੈਂਤ) 
'ਮਾਰੋਂ-ਮਾਰੋਂ` ਇਸ _ਤਰ੍ਹਾਂ ਪੁਕਾਰ _ਰਹੇ _ਸਨ।੧੨। 

ਆਕੜ _ਵਾਲੇ _ਹਠੀਲੇ ਸੂਰਮੇ _ਪਿਛੇ ਨ ਹਟੇ ਅਤੇ ਮਹਾਨ _ਕ੍ਰੋਧਵਾਨ ਹੋਏ ਸੂਰਮੇ ਮਾਰੇ 
ਜਾਣ _ਲਗੇ। _ਚੌਹਾਂ ਪਾਸਿਆਂ ਤੋਂ ਅਨੇਕ _ਜੰਗੀ ਵਾਜੇ _ਵਜਣ _ਲਗੇ। ਮਾਰੂ _ਧੁਨ _ਗੂੰਜਣ ਲਗੀ 
ਅਤੇ ਵੱਡੇ ਸੂਰਮੇ ਗੱਜਣ _ਲਗੇ।੧੩। 

ਕਿਤਨਿਆਂ ਨੂੰ ਵੰਗਾਰ ਕੇ ਮਾਰ ਦਿੱਤਾ ਅਤੇ _ਕਿਤਨਿਆਂ ਨੂੰ ਡਰ ('ਬਾਕ”) ਨਾਲ ਦਬਾ 
ਸੁਟਿਆ। ਕਿਤਨੇ ਹੀ ਸੂਰਮੇ ਬੋਲਾਂ ਨਾਲ _ਹੱਲਾ-ਗੁੱਲਾ ਕਰਦੇ ਰਹੇ ਅਤੇ ਕਿਤਨੇ ਹੀ _ਛੱਤ੍ਰਧਾਰੀ 
ਯੋਧਾ _(ਰਣ-ਭੂਮੀ ਵਿਚ) ਜੂਝ _ਮਰੇ।੧੪। 
ਦੰਹਰਾ” 

ਦੈਂਤਾਂ ਦੀ ਸੈਨਾ ਵਿਚੋਂ ਇਕ (ਬਲਵਾਨ) ਦੈਂਤ ਨਿਕਲਿਆ ਅਤੇ ਬਹੁਤ ਤੀਰ ਮਾਰ ਕੇ 
ਉਸ ਨੇ ਦਸ਼ਰਥ _ਦਾ _ਰਥਵਾਨ ਮਾਰ _ਦਿੱਤਾ।੧੫। 
ਚੱਪਾਣ 

ਜਦੋਂ ਭਰਤ ਦੀ ਮਾਤਾ (ਕੈਕਈ) ਨੇ ਇਹ ਸੁਣਿਆ ਕਿ ਅਜ ਦੇ ਪੁੱਤਰ (ਦਸ਼ਰਥ) ਦਾ 
ਰਥਵਾਨ ਮਾਰਿਆ ਗਿਆ ਹੈ ਤਾਂ ਉਸ ਨੇ ਖੁਦ ਸੂਰਮੇ ਦਾ ਭੇਸ ਧਾਰਨ ਕੀਤਾ ਅਤੇ ਰਾਜੇ ਦੀ 
ਰਥਵਾਨ ਜਾ ਬਣੀ।੧੬। 

ਉਸ ਨੇ ਅਜਿਹੇ ਢੰਗ ਨਾਲ ਰਥ ਚਲਾਇਆ ਕਿ ਰਾਜੇ ਨੂੰ (ਵੈਰੀ ਦਾ) ਕੋਈ ਤੀਰ ਵੀ 
ਲਗ ਨ _ਸਕਿਆ। ਜਿਥੇ _ਵੀ _ਦਸ਼ਰਥ _ਜਾਣਾ ਚਾਹੁੰਦਾ ਸੀ, ਉਥੇ ਹੀ ਕੈਕਈ ਲੈ ਕੇ ਪਹੁੰਚਾ 
ਦਿੰਦੀ ਸੀ।੧੭। 


੩੭੮ ਸੀ _ਦਸਮ-ਗ੍ੂੰਥ _ਸਾਹਿਬ 


ਐਸੇ ਅਬਲਾ _ਰਥਹਿ ਧਵਾਵੈ। ਜਹੁ _ਪਹੁਚੈ ਤਾ ਕੌ _ਨ੍ਰਿਪ ਘਾਵੈ। 
ਉਡੀ ਧੂਰਿ ਲਗੀ _ਅਸਮਾਨਾ। _ਅਸਿ _ਚਮਕੈ _ਬਿਜੁਰੀ _ਪਰਮਾਨਾ। _੧੮। 


ਤਿਲੁ ਤਿਲੁ ਟੂਕ ਏਕ ਕਰਿ ਮਾਰੇ। ਏਕ ਬੀਰ ਕਟਿ _ਤੈ ਕਟਿ ਡਾਰੇ। 
ਦਸਰਥ _ਅਧਿਕ ਕੋਪ ਕਰਿ ਗਾਜਿਯੋ। ਰਨ ਮੈ ਰਾਗ _ਮਾਰੂਆ _ਬਾਜਿਯੋ। _੧੯। 


ਭਾਲੰਨਾ ਛੰਦ 
ਭਾਜਿ ਲੇਂਡੀ ਸੁ ਜੋਧਾ ਗਰਜੈ। ਮਹਾ ਭੇਰ ਭਾਰੀਨ ਸੌ ਨਾਦ ਬਜੈ। 
ਆਨਿ ਭੂਤਾਨ ਕੀ ਭੀਰ ਭਾਰੀ। ਮੰਡੇ ਕੋਪ ਕੈ ਕੈ ਬਡੇ ਛਤ੍ਹ _ਧਾਰੀ।੨੧। 


ਹਾਥ ਮੈ ਕੋਟਿ ਕਾਢੀ ਕ੍ਰਿਪਾਨੈ। ਗਿਰੈ ਭੂਮਿ ਮੈ ਝੂਮਿ ਜੋਧਾ ਜੁਆਨੈ। 
ਆਨਿ _ਬੀਰਾਨ ਕੀ __ਭੀਰ ਭਾਰੀ। ਬਹੈ _ਸਸਤ੍ੁ ਔਰ ਅਸਤ _ਕਾਤੀ ਕਟਾਰੀ। ੨੨। 


ਸਾਰ _ਭਾਰੋ ਕਿਤੇ ਹੀ ਪਰਾਏ। ਕਿਤੇ ਚੁੰਗ ਬਾਧੇ ਚਲੇ ਖੇਤ ਆਏ। 

ਬਾਨ _ਗੋਲਾਨ ਕੀ ਮਾਰਿ ਐਸੀ। ਮਨੋ ਕ੍ਰਾਰ ਕੇ ਮੇਘ ਕੀ ਬ੍ਰਿਸਟਿ ਜੈਸੀ। ੨੩। 
ਮਾਰਿ ਭਾਰੀ ਮਚਿਯੋ ਲੋਹ _ਗਾਢੋ। _ਅਹਿਲਾਦ _ਜੋਧਾਨ ਕੈ ਚਿਤ _ਬਾਢੋਂ। 
ਭੂਤ ਐ ਪ੍ਰੇਤ ਨਾਚੈ ਰੂ ਗਾਵੈ। ਕਹੂੰ _ਜੋਗਿਨੀ ਪੀਤ ਲੋਹੂ _ਸੁਹਾਵੈ। ੨੪। 


ਈਂ. ਕੈ, & $ _ &: 8, ਕੂ & 


ਕਹੂੰ ਬੀਰ ਬੈਤਲਾ ਬਾਂਕੇ ਬਿਹਾਰੈ। ਕਹੂੰ ਬੀਰ _ਬੀਰਾਨ ਕੋ _ਮਾਰਿ ਡਾਰੈ। 
ਕਿਤੇ ਬਾਨ ਲੈ ਸੂਰ _ਕੰਮਾਨ ਐੱਚੈ। ਕਿਤੇ ਘੈਂਚਿ ਜੋਧਾਨ ਕੇ ਕੇਸ ਥੈੱਚੈ। ੨੫। 


ਪਾਰਬਤੀ ਮੂਡ _ਮਾਲਾ _ਬਨਾਵੈ। _ਕਹੂੰ ਰਾਗ ਮਾਰੂ ਮਹਾ ਰੁਦੂ _ਗਾਵੈ। 
ਕੋਪ ਕੈ ਡਾਕਨੀ ਹਾਕ ਮਾਰੈ। ਗਏ ਜੂਝਿ ਜੋਧਾ ਬਿਨਾ ਹੀ _ਸੰਘਾਰੈ। ੨੬। 


ਨਹ ਟੀ 


ਦੁੰਦਭੀ ਢੋਲ ਸਹਨਾਇ _ਬਜੈ। ਮਹਾ ਕੋਪ ਕੈ ਸੂਰ ਕੇਤੇ _ਗਰਜੈ। 
ਕੰਠ ਫਾਸੀ ਕਿਤੇ ਬੀਰ ਮੂਏ। ਤਨੰ ਤ੍ਯਾਗ ਗਾਮੀ_ਸੁ ਬੈਕੁੰਠ ਹੂਏ। ੨੭। 


ਕੈ, .&. 


ਕਿਤੇ ਖੇਤ ਮੈ ਦੇਵ ਦੇਵਾਰਿ ਮਾਰੇ। ਕਿਤੇ ਪ੍ਰਾਨ ਸੁਰ ਲੋਕ ਤਜਿ ਕੈ ਬਿਹਾਰੇ। 
ਕਿਤੇ ਘਾਇ ਲਾਗੋ ਮਹਾਬੀਰ ਝੂਮੈ। ਮਨੋ _ਪਾਨਿ ਕੈ ਭੰਗ ਮਾਲੰਗ ਘੂਮੈ। ੨੮। 


ਚਰਿਤ੍ਰ ਪਾਖਿਆਨ ੩੭੯ 


ਕੈਕਈ ਇਸ ਤਰ੍ਹਾਂ ਰਥ _ਚਲਾਉਂਦੀ ਸੀ ਕਿ ਜਿਥੇ ਰਾਜਾ ਚਾਹੁੰਦਾ ਉਥੇ (ਵੈਰੀ ਨੂੰ) 
ਮਾਰ ਦਿੰਦਾ। _(ਰਣਭੂਮੀ ਦੀ) ਧੂੜ _ਉਡ ਕੇ ਆਕਾਸ਼ ਨੂੰ ਛੋਹ ਰਹੀ ਸੀ ਅਤੇ ਤਲਵਾਰਾਂ 
ਬਿਜਲੀ ਵਾਂਗ ਚਮਕ ਰਹੀਆਂ _ਸਨ।੧੮। 

ਇਕਨਾਂ ਨੂੰ (ਰਾਜੇ ਨੇ) ਪੁਰਜ਼ਾ ਪੁਰਜ਼ਾ ਕਰ ਕੇ ਮਾਰ ਦਿੱਤਾ ਅਤੇ ਇਕਨਾਂ ਨੂੰ ਲਕ ਤੋਂ 
ਕਟ ਕੇ ਮਾਰ ਦਿੱਤਾ। ਰਾਜਾ _ਦਸ਼ਰਥ ਬਹੁਤ ਕ੍ਰੋਧਵਾਨ ਹੋਕੇ _ਗਜਿਆ ਅਤੇ ਯੁੱਧ-ਭੂਮੀ 
ਮਾਰੂ _ਰਾਗ _ਵਜਿਆ।੧੯। 
ਦੰਹਰਾ” 

ਯੁੱਧ-ਭੂਮੀ ਵਿਚ ਅਣਗਿਣਤ ਸੰਖ, ਨਫ਼ੀਰੀ, _ਕਾਨਰੇ, _ਤੁਰਹੀ, _ਭੇਰ (ਵਜ _ਰਹੇ ਸਨ) 
ਅਤੇ _ਹਜ਼ਾਰਾਂ _ਮੁਚੰਗ, _ਸਨਾਈ, _ਡੁਗਡੁਗੀ, ਡੌਰੂ ਅਤੇ _ਢੋਲ _(ਧੁਨਾਂ _ਕਢ _ਰਹੇ __ਸਨ)।੨0। 
ਭਾਲੰਨਾ ਛੰਦ 

ਯੋਧਿਆਂ ਦੀ ਗਰਜ ਸੁਣ ਕੇ ਬੁਜ਼ਦਿਲ ਭਜ ਰਹੇ ਹਨ ਅਤੇ ਡਰਾਉਣੀ ਆਵਾਜ਼ ਵਿਚ 
ਵੱਡੀਆਂ ਭੇਰਾਂ ਵਜ _ਰਹੀਆਂ _ਹਨ। ਉੱਥੇ ਭੂਤਾਂ ਦੀ ਬਹੁਤ ਭੀੜ ਲਗ _ਗਈ ਹੈ ਅਤੇ ਵੱਡੇ 
ਛਤ੍ਰਧਾਰੀ ਕ੍ਰੋਧ ਨਾਲ _ਭਰੇ _ਡਟੇ ਹੋਏ _ਹਨ।੨੧। 
ਸੂਰਮੇ ਯੁੱਧ-ਭੂਮੀ ਵਿਚ ਡਿਗ ਰਹੇ _ਹਨ। ਸੂਰਮਿਆਂ ਉਤੇ ਭਾਰੀ ਭੀੜ ਆਣ ਬਣੀ ਹੈ ਅਤੇ 
ਅਸਤ, ਸ਼ਸਤ੍ਰ, _ਕਾਤੀਆਂ ਅਤੇ _ਕਟਾਰੀਆਂ _ਚਲ ਰਹੀਆਂ _ਹਨ।੨੨। 


ਕੇਸਾਂ ਤੋਂ ਪਕੜ ਕੇ _ਘਸੀਟ ਰਹੇਂ _ਹਨ।੨੫। 
ਕਿਤੇ ਪਾਰਬਤੀ ਸਿਰਾਂ ਦੀ ਮਾਲਾ ਪਰੋ ਰਹੀ ਹੈ, ਕਿਤੇ ਮਹਾ ਰੁਦੂ ਮਾਰੂ _ਰਾਗ _ਗਾ 
ਰਿਹਾ ਹੈ। ਕਿਤੇ ਕ੍ਰੋਧਿਤ ਹੋਕੇ ਡਾਕਣੀਆਂ ਡਕਾਰ ਰਹੀਆਂ _ਹਨ। ਕਿਤੇ ਬਿਨਾ ਮਾਰਿਆਂ ਹੀ 
ਗਏ 


ਯੋਧੇ ਮਾਰੇ ਹਨ।੨੬। 
ਕਿਤੇ ਦੁੰਦਭੀ, ਢੋਲ ਅਤੇ _ਸ਼ਹਿਨਾਈਆਂ _ਵਜ ਰਹੀਆਂ _ਹਨ ਅਤੇ _ਕਿਤਨੇ _ਹੀ_ ਯੋਧੇ 
ਕੋਧਵਾਨ ਹੋ ਕੇ ਗਜ ਹਨ। _ਕਿਤਨੇ ਹੀ ਸੁਰਮੇ ਗੌਲ ਵਿਚ ਫਾਹੀ ਪੈਣ ਕਾਰਨ ਮਰ _ਗਏ 


੩੮0 


ਸੀ _ਦਸਮ-ਗ੍ੰਥ _ਸਾਹਿਬ 


ਬਲੀ ਮਾਰ ਹੀ ਮਾਰਿ ਕੈ ਕੈ ਪਧਾਰੇ। ਹਨੇ _ਛਤ੍ਰਧਾਰੀ ਮਹਾ ਐਠਿਯਾਰੇ। 


ਕਈ ਕੋਟਿ ਪਤ੍ਰੀ ਤਿਸੀ_ਠੌਰ 


ਛੂਟੇ। ਊਡੇ ਛਿਪ੍ਰ ਸੌ ਪਤ੍ਰ ਸੇ ਛਤਰ ਟੂਟੇ। ੨੯। 


ਮਚਿਯੋ ਜੁਧ ਗਾੜੋ ਮੰਡੌ ਬੀਰ ਭਾਰੇ। ਚਹੂੰ ਓਰ ਕੇ ਕੋਪ ਕੈ ਕੈ ਹਕਾਰੇ। 
ਹੂਏ ਪਾਕ _ਸਾਹੀਦ _ਜੰਗਾਹ _ਮ੍ਯਾਨੈ। _ਗਏ _ਜੂਝਿ ਜੋਧਾ _ਘਨੋ ਸਯਾਮ _ਜਾਨੈ। _੩0। 


ਚੱਪਣਾ 
ਜਹਾ ਚਿਤ ਲੈ _ਜਾਵੈ। ਤਹੀ ਕੇਕਈ ਲੈ ਪਹੁਚਾਵੈ। 
ਆ ਰਥ ਹਾਕ੍ਯੋ। ਨਿਜੁ ਪਿਯ ਕੇ ਇਕ ਬਾਰ ਨ _ਬਾਕ੍ਯੋ। ੩੧ 


ਨ 
ਜਹਾ ਕੇਕਈ ਲੈ ਪਹੁਚਾਯੋ। _ਅਜਿ ਸੁਤ ਤਾ ਕੋ ਮਾਰਿ ਗਿਰਾਯੋ। 


ਦੰਹਰਾ 
ਪਤਿ _ਰਾਖ੍ਯੋ ਰਥ _ਹਾਕਿਯੋ_ਸੂਰਨ ਦਯੋ __ਖਪਾਇ। 
ਜੀਤਿ ਜੁਧ ਦੂ ਬਰ ਲਏ ਕੈ ਕੈ ਅਤਿ ਸੁਭ ਕਾਇ। ੩੪। ੧। 


/ਏਤਾ ਸੀ ਗਾਰੇਤ੍ਹਾ ੫ਖ੍ਹਯਾਨੇ ਯਾ ਲਾਹੇੜ੍ਹੇ ਮੰਨੀ ਭੂਪ ਅੰਭਾਦੇ /ਟਕਾ ਸੈ ਲੋਇ ਗਾਨਤ ਸ਼ਮਪਤਨ 
ਡਤ _ਨਭ# ਸਤ? _9%%2/ 5੮੯੯/%ਫਲੀ/ 


ਚੱਘਣ?/ 
ਅਸਟ ਨਦੀ ਜਿਹ _ਠਾ ਮਿਲਿ ਗਈ। _ਬਹਤੀ ਅਧਿਕ ਜੋਰ ਸੋ ਭਈ। 
ਠਟਾ ਸਹਿਰ ਬਸਿਯੋ ਤਹ ਭਾਰੋ। ਜਨ ਬਿਧਿ ਦੂਸਰ ਸੂਰਗ ਸੁ ਧਾਰੋ। _੧। 


ਦੰਹਾਰਾ 
ਤਹਾ _ਧਾਮ _ਪਤਿਸਾਹ _ਕੇ _ਜਲਨ ਨਾਮਾ _ਪੂਤ। 
ਸਹ ਪਹਿ ਦਿ ਪਿ ਮਿ ਇਹੀ 
ਅਬਲਾ ਤਾ ਕੌ ਲਥੈ ਰੀਝ ਰਹੈ ਮਨ ਮਾਹਿ। 
ਸੀ 
ਸਾਹ ਜਲਾਲ _ਸਿਕਾਰ ਕੌ ਇਕ _ਦਿਨ _ਨਿਕਸਿਯੋ _ਆਇ। 
ਮ੍ਰਿਗਿਯਨ ਕੌ _ਮਾਰਤ ਭਯੋ ਤਰਲ _ਤੁਰੰਗ _ਧਵਾਇ। _੪। 


੨ ਘ 


ਚਰਿਤ੍ਰ ਪਾਖਿਆਨ ੩੮੧ 


ਸ਼ੂਰਵੀਰਾਂ ਨੇ _'ਮਾਰੋ ਮਾਰੋ” ਪੁਕਾਰ ਕੇ ਕਈ _ਆਕੜਖਾਂ _ਛਤ੍ਰਧਾਰੀਆਂ ਨੂੰ ਮਾਰ ਦਿੱਤਾ 
ਹੈ। ਉਥੇ ਕਈ ਕਰੋੜ _'ਪਤ੍ਰੀ` (ਖੰਭਾਂ ਵਾਲੇ ਤੀਰ) ਛੁਟੇ ਹਨ ਅਤੇ ਜਲਦੀ ਹੀ _ਪੌਤਰਾਂ ਵਾਂਗ 
ਛਤ੍ਹਾਂ ਦੇ ਟੋਟੇ ਉਡੇ _ਗਏ _ਹਨ।੨੯। 

ਮਹਾਨ ਯੋਧਿਆਂ ਨੇ ਬੜਾ ਤਕੜਾ ਯੁੱਧ ਮਚਿਆ ਹੋਇਆ ਹੈ ਅਤੇ ਚੌਹਾਂ ਪਾਸਿਆਂ ਤੋਂ 
ਕਰੋਧ ਭਰੀਆਂ _ਵੰਗਾਰਾਂ ਪੈ ਰਹੀਆਂ _ਹਨ। ਸ਼ਿਆਮ _ਕਵੀ ਦਸਦੇ ਹਨ ਕਿ ਉਥੇ ਬਹੁਤ ਯੋਧੇ 
ਜੂਝ _ਮੋਏ ਹਨ ਅਤੇ ਜੰਗ ਵਿਚ _ਲੜ _ਕੇ ਪਵਿਤ੍ਰ ਸ਼ਹਾਦਤ ਪ੍ਰਾਪਤ _ਕਰ _ਗਏ _ਹਨ।੩0। 


ਜਿਥੇ ਦਸ਼ਰਥ _ਦਾ ਚਿਤ ਜਾਣਾ ਚਾਹੁੰਦਾ, ਉਥੇ ਹੀ ਕੈਕਈ (ਰਥ ਨੂੰ) ਲ ਕੇ ਪਹੁੰਚਾ 
ਦਿੰਦੀ। (ਉਸ ਨੇ) ਇਸ ਤਰ੍ਹਾਂ ਨਾਲ ਰਥ ਚਲਾਇਆ ਕਿ ਉਸ ਦੇ ਪ੍ਰੀਤਮ ਦਾ ਨ ਕੋਈ ਵਾਲ 
ਵਿੰਗਾ ਹੋਇਆ ਅਤੇ ਨ ਹੀ ਜ਼ਖ਼ਮ ਲਗਿਆ।੩੧। 

ਜਿਨ੍ਹਾਂ ਉਤੇ ਵੀ _ਕੈਕਈ (ਉਸ ਨੂੰ) ਲੈ ਕੇ ਪਹੁੰਚਾਉਂਦੀ, ਉਨ੍ਹਾਂ ਨੂੰ _ਦਸ਼ਰਥ _ਮਾਰ 
ਸੁਟਦਾ। (ਉਸ) ਯੋਧੇ ਨੇ ਅਜਿਹਾ ਯੁੱਧ ਕੀਤਾ ਕਿ (ਉਸ ਦੀਆਂ) ਖ਼ਬਰਾਂ ਰੂਮ ਅਤੇ ਸ਼ਿਆਮ 
ਤਕ ਪਹੁੰਚ ਗਈਆਂ।੩੨। 

ਇਸ ਤਰ੍ਹਾਂ ਨਾਲ ਬਹੁਤ ਦੁਸ਼ਟ ਮਾਰ ਦਿੱਤੇ ਅਤੇ ਇੰਦਰ ('ਬਾਸਵ”) ਦੇ ਸਾਰੇ ਦੁਖ 
ਦੂਰ ਕਰ ਦਿੱਤੇ। (ਜਿਸ ਨੇ) ਦੰਦਾਂ ਵਿਚ _ਤੀਲਾ ਲੈ ਲਿਆ, ਉਹੀ ਬਚ _ਸਕਿਆ, ਨਹੀਂ ਤਾਂ 
ਕੋਈ ਵੀ _ਜੀਉਂਦਾ ਬਚ _ਨ __ਸਕਿਆ।੩੩। 
ਦੰਹਰਾ” 

(ਕੈਕਈ ਨੇ) ਪਤੀ ਦੀ ਰਖਿਆ ਕੀਤੀ, _ਰਥ ਨੂੰ _ਹਕਿਆ ਅਤੇ ਸੂਰਮਿਆਂ ਨੂੰ _ਖਪਾ 
ਦਿੱਤਾ। ਅਤਿ ਸੁੰਦਰ ਸ਼ਰੀਰ ਵਾਲੀ (ਕੈਕਈ ਨੇ) ਯੁੱਧ ਜਿਤ ਕੇ ਦੋ ਵਰ ਪ੍ਰਾਪਤ ਕੀਤੇ।੩੪। 
ਏਥੋਂ ਨੂੰ ਗਰੇਤ੍ਰੰਘ/ਆਨ ਦੇ ਤਜ ਗਰੇਤ ਦੇ ਸੰਤ ਡੂਪ ਸੰਵਾਦ ਦੇ /੬ਕਾ ਸ਼ ਦੋ ਗਰੇੜ੍ਹ ਦੀ ਸ਼ਮਧਤ£ 

ਨਭ ਲਭ _ਹੰ/ _$%2/ 5੮੯੯/ ਚਲਟਾ/ 

ਚੱਪਾਣ 

ਜਿਸ ਥਾਂ ਤੇ ਔਠ ਨਦੀਆਂ ਮਿਲਦੀਆਂ ਹਨ, ਉਥੇ ਬਹੁਤ ਅਧਿਕ ਜ਼ੋਰ ਨਾਲ ਵਗਦੀਆਂ 
ਹਨ। ਉਥੇ ਠੱਟਾ ਨਾਂ ਦਾ ਵੱਡਾ ਨਗਰ _ਵਸਿਆ ਹੋਇਆ ਸੀ, ਮਾਨੋ _ਵਿਧਾਤਾ ਨੇ ਦੂਜਾ 
ਸਵਰਗ ਬਣਾਇਆ ਹੋਵੇ।੧। 


ਦੰਹਰਾ 


ਜਿ 
ਮੁ ਹੋ ਕੇ ਧਰਤੀ ਉਤੇ ਡਿਗ ਪੈਂਦੀ, ਜ਼ਰਾ ਜਿੰਨੀ ਸੁੱਧ ਬੁੱਧ ਨ _ਰਹਿੰਦੀ।੩। 
ਵਿ ਮਗ 
ਕੇ _ਹਿਰਨਾਂ ਨੂੰ ਮਾਰਦਾ _ਰਿਹਾ।੪। 


੩੮੨ 


ਸੀ _ਦਸਮ-ਗ੍ੰਥ _ਸਾਹਿਬ 


ਚੱਲ? 
ਏਕ ਮਿਰਗ ਆਗੇ _ਤਿਹ _ਆਸਯੋੌ। _ਤਿਹ ਪਾਛੇ ਤਿਨ ਤੁਰੈ ਧਵਾਯੋ। 
ਛੋਰਿ ਸੈਨ ਐਸੇ ਵਹ ਧਾਯੋ। ਸਹਿਰ ਬੂਬਨਾ ਕੇ ਮਹਿ ਆਯੋ। ੫। 


ਅਧਿਕ ਤ੍ਰਿਖਾ ਜਬ ਤਾਹਿ ਸੈਤਾਯੋ। _ਬਾਗ _ਬੂਬਨਾ ਕੇ ਮਹਿ _ਆਯੋ। 
ਪਾਨੀ ਉਤਰਿ ਅਸੂ ਤੇ ਪੀਯੋ। ਤਾ ਕੋ ਤਬ ਨਿੰਦੂਹਿ ਗਹਿ ਲੀਯੋ। ੬। 
ਤਬ ਤਹ ਸੋਇ ਰਹਿਯੋ ਸੁਖ ਪਾਈ। ਭਈ ਸਾਝ ਅਬਲਾ ਤਹ ਆਈ। 
ਅਮਿਤ ਰੂਪ ਜਬ ਤਾਹਿ ਨਿਹਾਰਿਯੋ। ਹਰਿ ਅਰਿ ਸਰ ਤਾ ਕੇ ਤਨ ਮਾਰਿਯੋ। ੭। 


ਤਾ ਕੌ ਰੂਪ ਹੇਰਿ ਬਸ ਭਈ। ਬਿਨੁ ਦਾਮਨ ਚੇਰੀ ਹ੍ਹੈ ਗਈ। 
ਤਾ ਕੀ ਲਗਨ ਚਿਤ ਮੈ ਲਾਗੀ। ਨੀਦ ਭੂਖ _ਸਿਗਰੀ ਤਿਹ _ਭਾਗੀ। _੮। 


ਲਾਜ _ਭੁਖਿ _ਭਾਗਤ ਸਭੈ _ਬਿਸਰਤ ਸਕਲ _ਸਿਯਾਨ। _੯। 


ਬਿਰਹਾ ਬਸੈ ਲਗਤ ਤਿਸੀ ਕੋ ਪੀਰ। 
ਚੀਰ ਹਿਰੌਲ ਕੋ ਪਰਤ ਗੋਲ ਪਰ _ਭੀਰ। _੧੧। 


ਦਿਨ ਸੋ ਸੁਖ ਜਗਤ ਮੈ ਹਰ ਪੁਰ ਹੂੰ ਮੈ ਨਾਹਿ। ੧0। 
ਕੇ ਤਨ 


ਠੁਲਨਾ _ਲਾਝ 
ਕੌਨ ਦੇਸ ਏਸੂਰਜ ਤੂ ਕੌਨ ਦੇਸ ਕੋ _ਰਾਵ। 
ਤੂ ਮੋ ਕਹ ਭੇਦ ਬਤਾਵ। ੧੨। 


ਲੂ ਲਾਲਾ 
ਚੱਪਣਾ 

ਠਟਾ ਦੇਸ ਏਸੂਰ ਮਹਿ ਜਾਯੋ। _ਖਿਲਤ ਅਖੇਟਕ ਇਹ _ਠਾ _ਆਯੋ। 

ਪਿਯਤ _ਪਾਨਿ _ਹਾਰਿਯੋ ਸੈ _ਗਯੋ। _ਅਬ ਤੁਮਰੋ ਦਰਸਨ ਮੁਹਿ ਭਯੋ। _੧੩। 


ਦੰਹਾਰਾ 
ਹੇਰਿ ਰੂਪ ਤਾ ਕੌ ਤਰੁਨਿ ਬਸਿ ਹ੍ਹੈ ਗਈ ਪ੍ਰਬੀਨ। 
ਜੈਸੇ ਬੂੰਦ ਕੀ ਮੇਘ ਜ੍ ਯੋ ਹੋਤ ਨਦੀ ਮੈ ਲੀਨ। ੧੪। 
ਪ੍ਰੀਤਿ ਲਾਲ ਕੀ ਉਰ _ਬਸੀ _ਬਿਸਰੀ ਸਕਲ _ਸਿਯਾਨ। 
ਗਿਰੀ ਮੂਰਛਨਾ ਹ੍ਹੈ ਧਰਨਿ ਬਿਧੀ _ਬਿਰਹ ਕੇ _ਬਾਨ। _੧੫। 


ਚਰਿਤ੍ਰ ਪਾਖਿਆਨ ੩੮੩ 


ਚੱਪਾਣ 

ਇਕ ਹਿਰਨ _ਉਸ ਦੇ (ਘੋੜੇ) ਅਗੇ ਆ ਗਿਆ। ਉਸ ਨੇ ਉਸ ਪਿਛੇ ਘੋੜਾ 
ਸੁਟ ਦਿੱਤਾ। ਸੈਨਾ ਨੂੰ ਛਡ ਕੇ ਉਹ ਅਜਿਹਾ ਭਜਿਆ ਕਿ ਬੂਬਨਾ ਸ਼ਹਿਰ ਵਿਚ ਆ 
ਪਹੂੰ ਚਿਆ।੫। 

ਜਦੋਂ ਪਿਆਸ ਨੇ ਉਸ ਨੂੰ ਬਹੁਤ ਸਤਾਇਆ ਤਾਂ ਬੂਬਨਾ ਦੇ ਬਾਗ ਵਿਚ ਆ ਗਿਆ। 
ਘੋੜੇ ਤੋਂ ਉਤਰ ਕੇ ਪਾਣੀ ਪੀਤਾ। ਤਦ ਉਸ ਨੂੰ ਨੀਂਦਰ ਨੇ ਘੇਰ _ਲਿਆ।੬। 

ਤਦ ਉਹ ਉਥੇ ਸੁਖ ਪੂਰਵਕ ਸੌੱ_ਰਿਹਾ। ਸ਼ਾਮ ਹੋਣ ਤੇ ਉਥੇ (ਇਕ) ਇਸਤਰੀ 
ਆਈ। ਜਦ ਉਸ ਦਾ ਅਸੀਮ ਰੂਪ (ਉਸ ਇਸਤਰੀ ਨੇ) ਵੇਖਿਆ, ਤਾਂ ਕਾਮ ਦੇਵ ਨੇ ਉਸ ਦੇ 
ਸ਼ਰੀਰ ਵਿਚ _ਬਾਣ _ਮਾਰਿਆ।੭। 

ਉਸ ਦਾ ਰੂਪ ਵੇਖ ਕੇ (ਉਸ ਦੇ) ਵਸ ਵਿਚ ਹੋ ਗਈ ਅਤੇ ਬਿਨਾ ਦੰਮ ਦੇ ਉਸ ਦੀ 
ਦਾਸੀ ਹੋ ਗਈ। ਚਿਤ ਵਿਚ ਉਸ ਦੀ ਲਗਨ ਲਗ ਗਈ ਅਤੇ ਉਸ ਦੀ ਨੀਂਦਰ ਭੁਖ ਸਭ 


ਰੇ 


ਵੀ ਨਹੀਂ _ ਮਿਲਦਾ।੧0। ਜਿਸ ਦੇ ਤਨ ਵਿਚ ਵਿਯੋਗ (ਦੀ 
ਨੂੰ ਇਸ ਦਰਦ ਦਾ ਅਹਿਸਾਸ ਹੁੰਦਾ ਹੈ। ਜਿਵੇਂ ਸੈਨਾ ਦੇ ਸੁਆਮੀ 
(ਅਥਵਾ ਝੁੰਡ) ਦੇ ਜਿਤੇ ਜਾਣ ਤੇ ਸਾਰੇ _ਸੈਨਾ-ਦਲ ਉਤੇ _ਭੀੜ _ਬਣ ਜਾਂਦੀ _ਹੈ।੧੧। 


ਠੁਲਨਾ ਨੰ _/ਨੈਹਾ-- 


ਤੂੰ ਕਿਹੜੇ ਦੇਸ ਦਾ ਸੁਆਮੀ ਹੈਂ _ ਅਤੇ ਕਿਹੜੇ ਦੇਸ ਦਾ ਰਾਜਾ ਹੈਂ? ਅਤੇ ਤੂੰ ਇਸ 
ਸਥਾਨ ਉਤੇ ਕਿਉਂ ਆਇਆ ਹੈਂ? ਇਸ ਦਾ ਭੇਦ ਮੈਨੂੰ _ਦਸ।੧੨। 


ਗਿਆ ਹਾਂ। ਪਾਣੀ ਪੀਂਦਿਆਂ ਹੀ ਥਕਿਆ ਹੋਇਆ ਹੋਣ ਕਰ ਕੇ (ਇਥੇ) ਸੌਂ ਗਿਆ ਸਾਂ ਅਤੇ 


ਦੰਹਰਾ 

ਉਸ ਦਾ ਰੂਪ ਵੇਖ ਕੇ ਪ੍ਰਬੀਨ ਇਸਤਰੀ ਉਸ ਦੇ ਵਸ ਵਿਚ ਹੋ ਗਈ, ਜਿਵੇਂ ਮੇਘ ਦੀ 
ਬੂੰਦ ਨਦੀ ਵਿਚ _ਲੀਨ ਹੋ ਜਾਂਦੀ ਹੈ।੧੪। ਪ੍ਰੀਤਮ ਦੀ ਪ੍ਰੀਤ ਮਨ ਵਿਚ ਵਸ ਗਈ ਅਤੇ 
ਸਾਰੀ ਸਿਆਣਪ ਵਿਸਰ _ਗਈ। _ਬਿਰਹੋਂ ਦੇ ਬਾਣ ਦੀ _ਵਿੰਨ੍ਹੀ ਹੋਈ ਧਰਤੀ ਉਤੇ ਮੂਰਛਿਤ ਹੋਂ 
ਕੇ ਡਿਗ ਪਈ।੧੫। 


੩੮੪ ਸੀ _ਦਸਮ-ਗ੍ੰਥ _ਸਾਹਿਬ 


ਨੰਰਠਾ 
ਰਕਤ ਨ ਰਹਿਯੋ ਸਰੀਰ ਲੋਕ ਲਾਜ _ਬਿਸਰੀ _ਸਕਲ। 
ਅਬਲਾ ਭਈ _ਅਧੀਰ ਅਮਿਤ ਰੂਪ _ਪਿਯ _ਕੋ_ਨਿਰਖਿ। ੧੬। 


ਚੱਪਾਣ? 
ਜਾ ਦਿਨ ਮੀਤ ਪਿਯਾਰੋ ਪੈਯੈ। ਤੌਨ ਘਰੀ ਉਪਰ _ਬਲਿ ਜੈਯੈ। 
ਬਿਰਹੁ _ਬਧੀ ਚੇਰੀ ਤਿਹ ਭਈ। _ਬਿਸਰਿ ਲਾਜ ਲੋਗਨ ਕੀ ਗਈ। _੧੭। 


ਦੰਹਰਾ 
ਨਿਰਖਿ ਬੂਬਨਾ ਬਸਿ ਭਈ ਪਰੀ ਬਿਰਹ ਕੀ _ਫਾਸ। 
ਭੂਖਿ ਪ੍ਯਾਸ ਭਾਜੀ ਸਕਲ ਬਿਨੁ _ਦਾਮਨੁ _ਕੀ _ਦਾਸ। _੧੮। 


ਬਤਿਸ ਅਭਰਨ ਤ੍ਰਿਯ _ਕਰੈ _ਸੋਰਹ _ਸਜਤ _ਸਿੰਗਾਰ। 
ਨਾਕ _ਛਿਦਾਵਤ ਆਪਨੋ _ਪਿਯ _ਕੇ ਹੇਤੁ _ਪਿਯਾਰ। _੧੯। 


ਤੀਯ _ਪਿਯਾ ਕੇ ਚਿਤ ਮੈ ਐਸੋ ਲਾਗਿਯੋ _ਨੇਹ। 
ਭੂਖ _ਲਾਜ _ਤਨ ਕੀ ਗਈ ਦੁਹੁਅਨ ਬਿਸਰਿਯੋ ਗੇੇਹ। ੨0। 
ਨਾਵੰਯਾ 
ਬੀਨ ਸਕੈ ਬਿਗਸੈ ਨਹਿ ਕਾਹੂ ਸੋ ਲੋਕ ਕੀ ਲਾਜ ਬਿਦਾ ਕਰਿ ਰਾਖੇ। 
ਬੀਰੀ ਚਬਾਤ ਨ _ਬੈਠਿ ਸਕੈ ਬਿਲ ਮੈ ਨਹਿ ਬਾਲ ਹਹਾ ਕਰਿ ਭਾਥੈ। 
ਇੰਦੂ ਕੋ ਰਾਜ ਸਮਾਜਨ ਸੋ ਸੁਖ ਛਾਡਿ ਛਿਨੇਕ ਬਿਖੈ ਦੁਖ ਗਾਥੈ। 
ਤੀਰ ਲਗੋ _ਤਰਵਾਰਿ ਲਗੋ _ਨ ਲਗੋ ਜਿਨਿ ਕਾਹੂ ਸੌ ਕਾਹੂ _ਕੀ ਆਥੈ। _੨੧। 


ਦੰਹਰਾ 

ਹੇਰਿ ਬੂਬਨਾ ਕੌ ਧਰਨਿ _ਲੋਟਤ ਮਾਤ _ਅਧੀਰ। 

ਚਤੁਰਿ ਹੁਤੀ ਚੀਨਤ ਭਈ ਪਿਯ _ਬਿਰਹ ਕੀ _ਪੀਰਿ। ੨੨। 
ਚੱਪਣਾ 


ਯਾ ਕੀ ਲਗਨਿ ਕਿਸੂ ਸੋ ਲਾਗੀ। ਤਾ ਤੇ ਭੂਖਿ ਪ੍ਯਾਸ ਸਭ ਭਾਗੀ। 
ਤਾ ਤੇ ਬੇਗਿ ਉਪਾਯਹਿ _ਕਰਿਯੈ। ਜਾ ਤੇ ਸਗਰੋ _ਸੋਕ _ਨਿਵਰਿਯੈ। ੨੩। 


ਹ੍ਰਿਦੈ ਮੰਤੁ ਇਹ ਭਾਤਿ ਬਿਚਾਰਿਯੋ। ਨਿਜ ਪਤਿ ਸੋ ਇਹ ਭਾਤਿ ਉਚਾਰਿਯੋ। 
ਸੁਤਾ ਤਰੁਨਿ ਤੁਮਰੇ ਗ੍ਰਿਹ ਭਈ। ਤਾ ਕੀ ਕਰਨ ਸਗਾਈ ਲਈ। _੨੪। 


ਕੋ ਅਧਿਕ ਸੁਯੰਬਰ ਕੈਹੈ। ਬਡੇ ਬਡੇ ਰਾਜਾਨ ਬੁਲੈਹੈ। 
ਦੁਹਿਤਾ ਦ੍ਰਿਸਟਿ ਸਭਨ ਪਰ ਕਰਿ ਹੈ। ਜੋ ਚਿਤ ਰੁਚੇ ਤਿਸੀ ਕਹ ਬਰਿ ਹੈ। ੨੫। 


ਚਰਿਤ੍ਰ ਪਾਖਿਆਨ ੩੮੫ 


ਸਰਨਾ 

(ਉਸ ਦੇ) ਸ਼ਰੀਰ ਵਿਚ ਲਹੂ ਨ ਰਿਹਾ ਅਤੇ ਸਾਰੀ _ਲੋਕ-ਲਾਜ ਭੁਲ ਗਈ। _(ਉਹ) 
ਇਸਤਰੀ ਪ੍ਰੀਤਮ _ਦਾ ਅਪਾਰ ਸੁੰਦਰ ਰੂਪ ਵੇਖ _ਕੇ _ਅਧੀਰ _ਹੋ_ਗਈ।੧੬। 
ਦੱਖਣ? 

ਜਿਸ ਦਿਨ (ਮੈਂ) ਪਿਆਰੇ ਮਿਤਰ ਨੂੰ ਪ੍ਰਾਪਤ ਕਰਾਂਗੀ, ਉਸ ਘੜੀ ਉਤੇ (ਮੈਂ) ਕੁਰਬਾਨ 
ਜਾਵਾਂਗੀ। ਬਿਰਹੋਂ ਦੀ _ਵਿੰਨ੍ਹੀ ਹੋਈ ਉਸ ਦੀ ਦਾਸੀ ਬਣ _ਗਈ ਅਤੇ _ਲੋਕ-ਲਾਜ _ਵਿਸਰ 
ਗਈ।੧੭। 
ਦੰਹਰਾ 

ਬੂਬਨਾ (ਉਸ ਨੂੰ) ਵੇਖ ਕੇ ਵਸ ਵਿਚ ਹੋ ਗਈ ਅਤੇ ਬਿਰਹੋਂ ਦੀ ਫਾਹੀ ਵਿਚ ਫਸ 
ਗਈ। (ਉਸ ਦੀ) ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ ਦੇਮਾਂ ਦੇ ਗ਼ੁਲਾਮ ਬਣ 


ਅਤੇ 
ਗਈ।੧੮। 
(ਉਸ) ਇਸਤਰੀ ਨੇ _੩੨ ਪ੍ਰਕਾਰ ਦੇ ਗਹਿਣੇ ਪਾਏ 
ਕੀਤੇ। ਪ੍ਰੀਤਮ ਦੇ ਪ੍ਰੇਮ ਲਈ ਉਸ ਨੇ ਆਪਣਾ ਨਕ ਵੀ 
ਪ੍ਰੀਤਮ ਅਤੇ ਪ੍ਰੀਤਮਾ ਦੇ ਚਿਤ ਵਿਚ ਅਜਿਹਾ ਨੇਹੋਂ ਲਗਿਆ ਕਿ ਦੋਹਾਂ ਨੂੰ ਘਰ ਬਾਰ 
ਭੁਲ ਗਿਆ ਅਤੇ ਭੁਖ ਤੇ ਸ਼ਰੀਰ ਦੀ ਲਾਜ ਵੀ ਖ਼ਤਮ ਹੋ _ਗਈ।੨0। 


ਉਹ ਵੇਖ ਸਕਦੀ ਹੈ, ਨ ਹਸ ਕੇ ਕਿਸੇ ਨਾਲ (ਗੱਲ ਕਰ) ਸਕਦੀ ਹੈ ਅਤੇ ਲੋਕ- 
ਵਿਦਾ ਕਰ ਦਿੱਤਾ ਹੈ। ਉਹ ਇਸਤਰੀ ਪਾਨ ਦਾ ਬੀੜਾ ਨਹੀਂ ਚਬਾ ਸਕਦੀ ਅਤੇ 
ਬੈਠ ਨਹੀਂ ਸਕਦੀ, “ਹਾ-ਹਾ” ਉਚਾਰਦੀ ਹੈ। ਇੰਦਰ ਦੇ _ਰਾਜ-ਸਮਾਜ ਵਰਗਾ 


ਬਸ 
ਕੇ ਛਿਣ ਭਰ ਵਿਚ ਦੁਖ ਨੂੰ ਸਹਾਰ ਸਕਦੀ ਹੈ। ਤੀਰ ਲਗ ਜਾਏ ਜਾਂ ਤਲਵਾਰ 
; ਪਰ ਕਿਸੇ ਦੀ ਕਿਸੇ ਨਾਲ ਔਖ ਨ ਲਗੇ।੨੧। 


ਬੂਬਨਾ ਨੂੰ ਜਦੋਂ ਮਾਂ ਨੇ _ਬਿਹਬਲ ਹੋਇਆ _ਧਰਤੀ ਉਤੇ _ਪਲਸੇਟੇ _ਮਾਰਦੇ ਵੇਖਿਆ 
ਤਾਂ ਉਹ ਸੂਝਵਾਨ ਇਸਤਰੀ ਸਮਝ ਗਈ ਕਿ ਇਸ ਨੂੰ ਬਿਰਹੋਂ ਦੀ ਪੀੜ ਨੇ (ਦੁਖੀ ਕੀਤਾ 
ਹੈ)।੨੨। 
ਚੱਪਾਣ? 

ਇਸ ਦੀ ਕਿਸੇ ਨਾਲ ਲਗਨ _ਲਗ ਗਈ ਹੈ। ਇਸ ਲਈ ਸਾਰੀ ਭੁਖ ਤ੍ਰੇਹ ਖ਼ਤਮ ਹੋ 
ਗਈ ਹੈ। ਇਸ ਵਾਸਤੇ ਜਲਦੀ ਕੋਈ ਉਪਾ ਕੀਤਾ ਜਾਏ ਤਾਂ ਜੋ (ਇਸ ਦਾ) ਸਾਰਾ ਦੁਖ ਦੂਰ 
ਹੋ ਜਾਏ।੨੩। 

ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਅਤੇ ਆਪਣੇ ਪਤੀ ਨੂੰ ਇੰਜ ਕਿਹਾ ਕਿ ਤੇਰੇ 
ਘਰ ਲੜਕੀ ਜੁਆਨ ਹੋ ਗਈ ਹੈ। ਇਸ ਦੀ ਮੌਗਣੀ ਕਰ _ਲਗਣੀ ਚਾਹੀਦੀ ਹੈ।੨੪। 

ਇਦਾ, (00 ਤਾ, ਬਗਿਬਰ ,ਕੰਜੀਜੀ ਵੜ ਤੀ “ਹਿਲਾ -ਨਿਦੀ 
(ਤੁਹਾਡੀ) ਪੁੱਤਰੀ ਸਾਰਿਆਂ ਨੂੰ ਵੇਖ ਲਏਗੀ ਅਤੇ ਜੋ ਚਿਤ ਨੂੰ ਚੰਗਾ ਲਗੇਗਾ, ਉਸ ਨੂੰ ਵਰ 
ਲਵੇਗੀ।੨੫। 


੩੮੬ ਸੀ _ਦਸਮ-ਗੁੰਥ _ਸਾਹਿਬ 


ਭਯੋ _ਪ੍ਰਾਤ ਯਹ _ਬ੍ਯੋਤ _ਬਨਾਯੋ। _ਪੁਰ _ਬਾਸਿਨ _ਸਭਹੀਨ _ਬੁਲਾਯੋ। 
ਦੇਸ ਦੇਸ ਬਹੁ ਦੂਤ ਪਠਾਏ। ਨਰਪਤਿ ਸਭ _ਠੌਰਨ ਤੇ ਆਏ। _੨੬। 
ਦੰਹਾਰਾ 
ਤੌਨ ਬਾਗ ਮੈ _ਬੂਬਨਾ _ਨਿਤ ਪੂਤਿ ਕਰਤ _ਪਯਾਨ। 
ਭੇਟਤ ਸਾਹ ਜਲਾਲ ਕੋ ਰੈਨਿ ਬਸੈ ਗ੍ਰਿਹ ਆਨਿ। ੨੭। 
ਚੱਘਣ?/ 
ਐਸੀ ਪ੍ਰੀਤਿ ਦੁਹ? ਮੈ ਭਈ। ਦੁਹੂੰਅਨ ਬਿਸਰਿ ਸਕਲ ਸੁਧਿ ਗਈ। 
ਕਮਲ ਨਾਭ ਕੀ ਛਬਿ ਪਹਿਚਨਿਯਤ। ਟੂਕ ਦੁ ਪ੍ਰੀਤਿ ਤਾਰ ਇਕ _ਜਨਿਯਤ। _੨੮। 


ਦੰਹਰਾ 
ਭਯੋ _ਪ੍ਰਾਤ _ਪਿਤ _ਬੂਬਨਾ _ਰਾਜਾ ਲਏ _ਬੁਲਾਇ। 
ਆਗ੍ਯਾ ਦੁਹਿਤਾ ਕੋ ਦਈ ਰੁਚੈ ਬਰੋ ਤਿਹ ਜਾਇ। ੨੯। 


ਚੱਪਲਾਂ 


ਯਹੈ _ਸਕੇਤ ਤਹਾ _ਬਦਿ _ਆਈ। _ਸਾਹਿ _ਜਲਾਲਹਿ ਲਯੋ __ਬੁਲਾਈ। 
ਜਬ ਹੋ ਦ੍ਰਿਸਟਿ ਤਵੂ ਪਰ ਕਰਿਹੌ। ਫੂਲਨ ਕੀ ਮਾਲਾ ਉਰ ਡਰਿ ਹੋ। ੩0। 


ਚੜਿ _ਬਿਵਾਨ ਦੇਖਨ ਨ੍ਰਿਪ ਗਈ। ਦ੍ਰਿਸਟਿ ਕਰਤ _ਸਭਹਿਨ ਪਰ _ਭਈ। 
ਜਬ _ਤਿਹ ਸਾਹ ਜਲਾਲ _ਨਿਹਾਰਿਯੋ। ਫੂਲ ਹਾਰ _ਤਾ ਕੇ ਉਰ _ਡਾਰਿਯੋ। _੩੧। 


ਭਾਤਿ _ਭਾਤਿ ਤਬ _ਬਾਜਨ _ਬਾਜੇ। _ਜਨਿਯਤ _ਸਾਹਿ ਜਲੂ ਕੇ _ਗਾਜੇ। 
ਸਭ ਨ੍ਿਪ ਬਕ ਫੂਕ ਹੂੈ ਗਏ। _ਜਾਨਕ ਲੂਟਿ ਬਿਧਾ ਤਹਿ ਲਏ। ੩੨। 


ਦੰਹਰਾ 
ਫੂਕ _ਬਕਤ੍ਰ ਭੇ ਸਭ ਨ੍ਰਿਪਤਿ ਗਏ ਆਪਨੇ ਗ੍ਰੇਹ। 
ਜਲੂ _ਬੂਬਨਾ ਕੋ ਤਬੈ ਅਧਿਕ _ਬਢਤ ਭਯੋ ਨੇਹ। ੩੩। 


ਚੱਪਲਾਂ 
ਇਹ ਛਲ ਸੋ ਅਬਲਾ ਕਰਿ ਆਈ। _ਜਾਨਕ ਰੰਕ ਨਵੋ ਨਿਧਿ ਪਾਈ। 
ਐਸੀ ਬਸਿ ਤਰੁਨੀ ਹ੍ਹੈ ਗਈ। ਮਾਨਹੁ _ਸਾਹ _ਜਲਾਲੈ _ਭਈ। _੩੪। 


ਦੰਹਰਾ 
ਅਰੁਨ ਬਸਤ੍ਰ ਅਤਿ ਕ੍ਰਾਂਤ ਤਿਹ ਤਰੁਨਿ ਤਰੁਨ ਕੋ ਪਾਇ। 
ਭਾਤਿ ਭਾਤਿ ਭੋਗਨ ਭਯੋ ਤਾਹਿ ਗਰੇ ਸੌ ਲਾਇ। ੩੫। 


ਚਰਿਤ੍ਰ ਪਾਖਿਆਨ ੩੮੭ 


ਸਵੇਰ ਹੋਣ ਤੇ (ਉਸ ਨੇ) ਇਹ ਯੋਜਨਾ ਬਣਾਈ ਅਤੇ ਸਾਰੇ ਨਗਰ ਵਾਸੀਆਂ ਨੂੰ ਬੁਲਾ 
ਲਿਆ। ਦੇਸ ਦੇਸਾਂਤਰਾਂ ਨੂੰ ਬਹੁਤ ਦੂਤ ਭੇਜੇ _ਅਤੇ ਸਾਰਿਆਂ ਦੇਸਾਂ ਦੇ ਰਾਜੇ ਆ _ਗਏ।੨੬। 
ਦੰਹਰਾ” 

ਉਸ ਬਾਗ਼ ਵਿਚ _ਬੂਬਨਾ ਰੋਜ਼ ਜਾਂਦੀ ਸੀ ਅਤੇ ਸ਼ਾਹ ਜਲਾਲ ਨੂੰ ਮਿਲ ਕੇ ਰਾਤ ਨੂੰ 
ਘਰ ਪਰਤ ਆਉਂਦੀ _ਸੀ।੨੭। 
ਚੱਪਾਣ 

ਦੋਹਾਂ ਵਿਚ ਅਜਿਹਾ ਪ੍ਰੇਮ ਹੋ ਗਿਆ ਕਿ ਦੋਹਾਂ ਨੂੰ ਸਭ ਸੁੱਧ ਬੁੱਧ ਭੁਲ ਗਈ। _ਉਹ 
ਕਮਲ-ਨਾਭ _(ਵਿਸ਼ਣੂ) ਵਾਂਗ ਸੁੰਦਰ ਲਗਦੇ _ਸਨ। (ਉਨ੍ਹਾਂ ਦੇ) ਦੋ ਸ਼ਰੀਰ ਜ਼ਰੂਰ _ਸਨ _ਪਰ 
ਉਨ੍ਹਾਂ ਵਿਚ ਪ੍ਰੇਮ ਦੀ ਤਾਰ ਇਕ ਹੀ ਸਮਝੀ ਜਾਂਦੀ ਸੀ।੨੮। 
ਦੰਹਰਾ” 

ਸਵੇਰ ਹੋਣ ਤੇ ਬੂਬਨਾ ਦੇ ਪਿਤਾ ਨੇ (ਸਾਰੇ) ਰਾਜੇ ਬੁਲਾ ਲਏ ਅਤੇ ਪੁੱਤਰੀ ਨੂੰ 
ਆਗਿਆ ਦਿੱਤੀ ਕਿ ਜਾ ਕੇ ਮਨ ਪਸੰਦ ਅਨੁਸਾਰ ਵਰ ਚੁਣ _ਲਵੋ।੨੯। 
ਚੱਪਾਣ 

(ਉਹ ਪਹਿਲਾਂ ਹੀ) ਇਹ ਸੈਕੇਤ ਉਸ ਨੂੰ ਦਸ ਆਈ ਕਿ ਜਦ ਮੈਂ ਤੇਰੇ ਵਲ ਨਜ਼ਰ 
ਕਰਾਂਗੀ _ਤਾਂ ਫੁਲਾਂ ਦੀ ਮਾਲਾ (ਤੇਰੇ) ਗਲ _ਵਿਚ ਪਾ ਦਿਆਂਗੀ। (ਫਿਰ) ਸ਼ਾਹ ਜਲਾਲ ਨੂੰ 
ਉਥੇ ਬੁਲਾ ਲਿਆ।੩0। 

ਉਹ ਸੁਖਪਾਲ _('ਬਿਵਾਨ”) ਵਿਚ ਚੜ੍ਹ _ਕੇ ਰਾਜਿਆਂ ਨੂੰ ਵੇਖਣ ਗਈ ਅਤੇ _ਸਾਰਿਆਂ 
ਉਤੇ ਨਜ਼ਰ _ਮਾਰੀ। ਜਦ ਉਸ ਨੇ ਸ਼ਾਹ ਜਲਾਲ ਨੂੰ ਵੇਖਿਆ ਤਾਂ ਫੁਲਾਂ ਦੀ ਮਾਲਾ ਉਸ ਦੇ 
ਗਲ ਵਿਚ ਪਾ ਦਿੱਤੀ।੩੧। 

ਤਦ ਭਾਂਤ ਭਾਂਤ ਦੇ ਵਾਜੇ ਵਜਣ _ਲਗੇ। (ਇੰਜ ਪੁਤੀਤ ਹੁੰਦਾ ਹੈ ਮਾਨੋ) ਸ਼ਾਹ 
ਦੀ ਜੈ ਜੈ ਕਾਰ ਹੋ ਰਹੀ ਹੋਵੇ। ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ; ਮਾਨੋ 
ਪਰਮੇਸ਼ਰ ਨੇ ਲੁਟ _ਲਏ _ਹੋਣ।੩੨। 
ਦੰਹਰਾ” 

ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ਗਏ ਅਤੇ ਆਪਣੇ ਆਪਣੇ ਘਰਾਂ ਨੂੰ ਚਲੇ _ਗਏ। 
ਤਦ _ਬੂਬਨਾ ਅਤੇ _ਜਲੂ _ਦਾ ਪ੍ਰੇਮ ਹੋਰ ਅਧਿਕ _ਵੱਧ _ਗਿਆ।੩੩। 


ਕੈ 


ਚੱਪਲਾਂ 

ਇਹ ਛਲ ਉਹ ਇਸਤਰੀ ਕਰ ਕੇ ਆ ਗਈ, ਮਾਨੋ ਕਿਸੇ ਨਿਰਧਨ ਨੇ ਨੌ _ਨਿਧੀਆਂ 
ਪ੍ਰਾਪਤ ਕਰ ਲਈਆਂ ਹੋਣ। ਇਸ ਤਰ੍ਹਾਂ (ਉਹ) ਮੁਟਿਆਰ ਵਸ ਵਿਚ ਹੋ ਗਈ, ਮਾਨੋ ਸ਼ਾਹ 
ਜਲਾਲ _ਹੀ ਹੋ ਗਈ ਹੋਵੇ।੩੪। 


ਦੰਹਰਾ 
ਉਸ ਇਸਤਰੀ ਨੇ _ਲਾਲ ਰੰਗ _ਦੇ ਬਹੁਤ ਚਮਕੀਲੇ ਬਸਤ੍ਰ _ਆਪਣੇ ਪ੍ਰੇਮੀ ਨੂੰ _ਪਵਾਏ 
ਅਤੇ ਉਸ ਨੂੰ ਗਲੇ ਨਾਲ ਲਾ ਕੇ ਭਾਂਤ ਭਾਂਤ ਦੀ _ਰਤੀ-ਕ੍ਰੀੜਾ _ਕੀਤੀ।੩੫। 


੩੮੮ ਸੀ _ਦਸਮ-ਗੁੰਥ _ਸਾਹਿਬ 


ਚੱਪਲਾਂ 
ਐਸੀ ਪ੍ਰੀਤਿ ਦੁਹੂ ਕੀ ਲਾਗੀ। ਜਾ ਕੋ ਸਭ _ਗਾਵਤ _ਅਨੁਰਾਗੀ। 
ਸੋਤ ਜਗਤ ਡੋਲਤ ਹੀ ਮਗ ਮੈ। ਜਾਹਿਰ ਭਈ ਸਗਲ ਹੀ ਜਗ ਮੈ। ੩੬। ੧। 
/ਏਤਾ ਸੰ ਗਾਰੇਤ੍ਹਾ ਪਖ੍ਹਯਾਨੇ ਯਾ ਗਹਤੇ ਮੰਤ ਭੂ ਸੰਠਾਦੇ /ਏਕ ਸੋ /ਤੰੱਨ ਲੰਠਤ ਸ਼ਮਪਤਨ 
ਗਤ ਨਭ#ਆ ਸਤ? _5/5/ 5੯ਤ੫/ ਅਫਲੰ/ 
ਦੰਹਰਾ 
ਇਕ ਅਬਲਾ ਥੀ ਜਾਟ ਕੀ ਤਸਕਰ ਸੋ ਤਿਹ ਨੇਹ। 


੮੮ 


ਕੇਲ _ਕਮਾਵਤ _ਤੌਨ ਸੋ ਨਿਤਿ ਬੁਲਾਵਤ _ਗ੍ੇਹ। _੧। 
ਚੱਪਣਾ 
ਏਕ ਦਿਵਸ ਤਸਕਰ ਗ੍ਰਿਹ ਆਯੋ। _ਬਹਸਿ ਨਾਰਿ ਯੌ ਬਚਨ ਸੁਨਾਯੋ। 
ਕਹਾ ਚੋਰ ਤੁਮ ਦਰਬੁ _ਚੁਰਾਵਤ। ਸੁ ਤੁਮ ਨਿਜੁ ਧਨ ਹਿਰਿ ਲੈ ਜਾਵਤ। ੨। 


ਹੋ 
ਸੈਧਿ ਕੋ ਤਜਿ ਸਦਨ ਚਿਤ ਚੁਰਾਵੋ ਚੋਰ। ੩। 
ਚੱਪਾਣ 
ਪ੍ਰਥਮ ਸਾਂਧਿ ਦੈ ਦਰਬੁ ਚੁਰਾਵੈ। ਪੁਨਿ ਅਪੁਨੇ ਪਤਿ ਕੌ ਦਿਖਰਾਵੈ। 
ਕਾਜੀ ਮੁਫਤੀ ਸਕਲ _ਨਿਹਾਰੈ। ਸੋ ਤਸਕਰ ਤਿਹ ਰਾਹ _ਪਧਾਰੈ। _੪। 
ਦੰਹਰਾ 
ਧਨ ਤਸਕਰ ਕੌ ਅਮਿਤ ਦੇ ਘਰ ਤੇ ਦਯੋ _ਪਠਾਇ। 
ਕੋਟਵਾਰ ਕੋ_ਖਬਰਿ ਕਰਿ ਹੋ _ਮਿਲਿਹੋ ਤੁਹਿ ਆਇ। ੫। 
ਚੱਪਾਣ 
ਅਮਿਤ ਦਰਬੁ ਦੈ ਚੋਰ _ਨਿਕਾਰਿਯੋ। ਦੈ ਸਾਂਧਹਿ ਇਹ ਭਾਤਿ ਪੁਕਾਰਿਯੋ। 
ਪਤਿਹਿ ਜਗਾਇ _ਕਹਿਯੋ ਧਨ _ਹਰਿਯੋ। _ਇਹ _ਦੇਸੇਸ ਨ੍ਯਾਇ ਨਹਿ __ਕਰਿਯੋ। ੬। 
/ਤਯਂ ਭਾਲ 
ਕੋਟਵਾਰ ਪੈ ਜਾਇ ਪੁਕਾਰਿਯੋ। _ਕਿਨੀ ਚੋਰ ਧਨ _ਹਰਿਯੋ __ਹਮਾਰਿਯੋ। 
ਸਕਲ ਲੋਕ _ਤਿਹ _ਠਾ ਪਗ _ਧਰਿਯੈ। _ਹਮਰੋਂ _ਕਛੁਕ ਨ੍ਯਾਇ _ਬਿਚਰਿਯੈ। _੭। 
ਕਾਜੀ _ਕੋਟਵਾਰ ਕੌ _ਲ੍ਯਾਈ। _ਸਭ _ਲੋਗਨ ਕੋ _ਸਾਂਧਿ _ਦਿਖਾਈ। 
ਤਾ ਕੌ ਹੇਰਿ ਅਧਿਕ ਪਤਿ ਰੋਯੋ। ਚੋਰਨ ਮੋਰ ਸਕਲ ਧਨੁ ਖੋਯੋ। ੮। 


ਚਰਿਤ੍ਰ ਪਾਖਿਆਨ ੩੮੯ 


ਚੱਪਾਣ 

ਉਨ੍ਹਾਂ ਦੋਹਾਂ ਦੀ ਅਜਿਹੀ ਪ੍ਰੀਤ ਲਗੀ ਸੀ_ਕਿ ਉਸ ਨੂੰ ਸਾਰੇ ਪ੍ਰੇਮ ਪੂਰਵਕ ਗਾਉਂਦੇ 
ਸਨ। _ਉਹ (ਉਸ ਪ੍ਰੇਮ ਕਥਾ ਨੂੰ) ਸੁਤਿਆਂ, ਜਾਗਦਿਆਂ ਅਤੇ ਰਸਤਿਆਂ _ਵਿਚ _ਗਾਉਂਦੇ _ਸਨ। 
(ਇਸ ਤਰ੍ਹਾਂ ਇਹ ਕਥਾ) ਸਾਰੇ ਸੰਸਾਰ ਪ੍ਰਗਟ ਹੋ ਗਈ _ਹੈ।੩੬। 

/ਏਥੇਂ ਹਾੰ ਗੰਰੇਤੁੱਪ/ਮਿਆਨ ਦੇ ਤਨ ਗਰੇੜ੍ਹ ਦੇ ੭ ਭੂਪ ਸੰਵਾਦ ਦੇ £ਕ ਸੌਂ /ਤੰਨ ਗੜ੍ਹ ਦੀ ਗਤ 

ਭਾ ਲਭ _ਹੈ/ _595/ 5੯੩੦/ ਜਲਦਾ/ 

ਦੰਹਰਾ 

ਇਕ ਜੱਟ ਦੀ ਇਸਤਰੀ ਸੀ ਜਿਸ ਦਾ (ਇਕ) ਚੋਰ ਨਾਲ ਪ੍ਰੇਮ ਸੀ। (ਉਹ) ਉਸ ਨੂੰ 
ਨਿੱਤ ਘਰ ਬੁਲਾ _ਕੇ _ਕੇਲ ਕਰਦੀ _ਸੀ।੧। 
ਚੱਪਾਣ 

ਇਕ ਦਿਨ (ਜਦ) ਚੋਰ ਘਰ ਆਇਆ (ਤਾਂ) ਇਸਤਰੀ ਨੇ ਹਸ ਕੇ ਉਸ ਪ੍ਰਤਿ 
ਕਿਹਾ--ਹੇ ਚੋਰ! ਤੂੰ ਕੀ ਧਨ ਚੁਰਾਉਂਦਾ ਹੈਂ, ਉਹ ਤਾਂ ਤੂੰ ਆਪਣਾ ਧਨ ਹੀ ਲੁਟ ਕੇ ਲੈ 
ਜਾਂਦਾ ਹੈ।੨। 
ਦੰਹਰ” 

ਜ਼ਰਾ ਜਿਹੀ ਵੀ ਸਵੇਰ ਹੋਈ ਵੇਖਦਾ ਹੈਤਾਂ ਚਿਤ ਵਿਚ ਬਹੁਤ ਕੰਬਦਾ ਹੈਂ। ਚਿਤ ਨੂੰ 
ਚੁਰਾ ਕੇ ਘਰ ਦੀ ਸੰਨ੍ਹ ਨੂੰ ਛਡ ਕੇ ਭਜ ਜਾਂਦਾ ਹੈਂ।੩। 
ਚੱਪਾਣ 

ਪਹਿਲਾਂ (ਤੂੰ) ਸੰਨ੍ਹ ਲਾ ਕੇ ਧਨ ਚੁਰਾ ਲੈ। ਫਿਰ ਮੈਂ ਆਪਣੇ ਪਤੀ ਨੂੰ ਦਿਖਾਵਾਂਗੀ। 
ਕਾਜ਼ੀ ਅਤੇ ਮੁਫ਼ਤੀ ਸਭ _ਵੇਖਣਗੇ ਕਿ ਚੋਰ (ਸੰਨ੍ਹ ਲਾ ਕੇ) ਉਸ ਰਸਤੇ ਭਜ _ਗਿਆ ਹੈ।੪। 
ਦੰਹਰਾ” 

(ਉਸ ਨੇ) ਚੋਰ ਨੂੰ ਬਹੁਤ ਧਨ ਦੇ ਕੇ ਘਰੋਂ ਭਜਾ ਦਿੱਤਾ (ਅਤੇ ਕਿਹਾ ਕਿ) ਕੋਤਵਾਲ 
ਨੂੰ ਖ਼ਬਰ ਕਰ ਕੇ ਮੈਂ ਵੀ ਤੈਨੂੰ ਆ ਮਿਲਾਂਗੀ।੫। 
ਚੱਪਾਣ 

(ਉਸ ਨੇ) ਬਹੁਤ ਧਨ ਦੇ ਕੇ ਚੋਰ ਨੂੰ ਭਜਾ ਦਿੱਤਾ ਅਤੇ ਸੰਨ੍ਹ ਲਾ ਕੇ ਇਸ ਤਰ੍ਹਾਂ ਰੌਲਾ 
ਪਾਇਆ। (ਉਸ ਨੇ) ਪਤੀ ਨੂੰ ਜਗਾ ਕੇ ਕਿਹਾ ਕਿ ਧਨ ਲੁਟਿਆ ਗਿਆ ਹੈ ਦੇ 
ਸੁਆਮੀ ਨੇ ਨਿਆਂ ਨਹੀਂ ਕੀਤਾ ਹੈ।੬। 
/ਏਸ਼ਤਗਾੀ ਨੇ _/ਕਹਾ-- 

ਕੋਤਵਾਲ ਪਾਸ ਜਾ ਕੇ ਪੁਕਾਰ ਕੀਤੀ ਕਿ ਕਿਸੇ ਚੋਰ ਨੇ ਸਾਡਾ ਧਨ ਲੁਟ ਲਿਆ ਹੈ। 
ਸਾਰੇ _ਲੋਕ ਉਥੇ _ਪਹੁੰਚਣ ਅਤੇ ਸਾਡਾ _ਕੁਝ _ਨਿਆਂ _ਵਿਚਾਰਨ।੭। 

(ਉਹ ਇਸਤਰੀ) ਕਾਜ਼ੀ ਅਤੇ _ਕੋਤਵਾਲ ਨੂੰ ਲੈ ਆਈ ਅਤੇ ਸਾਰਿਆਂ ਲੋਕਾਂ ਨੂੰ ਸੰਨ੍ਹ 
ਵਿਖਾਈ। ਉਸ (ਸੰਨ੍ਹ) ਨੂੰ ਵੇਖ ਕੇ ਪਤੀ ਵੀ ਬਹੁਤ ਰੋਇਆ ਕਿ ਚੋਰਾਂ ਨੇ _ਮੇਰਾ ਸਾਰਾ ਧਨ 
ਲੁਟ ਲਿਆ ਹੈ।੮। 


੩੯0) ਸੀ _ਦਸਮ-ਗ੍ੰਥ _ਸਾਹਿਬ 


ਦੰਹਾਰਾ 
ਕਾਜੀ ਐਂ ਕੁਟਵਾਰ ਪੈ ਨਿਜੁ ਪਤਿ ਸਾਂਧਿ ਦਿਖਾਇ। 
ਪ੍ਰਥਮੈ ਧਨੁ _ਪਹੁਚਾਇ ਕੈ ਬਹੁਰਿ ਮਿਲੀ ਤਿਹ ਜਾਇ। ੧0। 
ਚੱਪਾਣ? 
ਸਭ _ਕੋਊ ਐਸੀ ਭਾਤਿ _ਬਖਾਨੈ। ਨ੍ਯਾਇ ਨ ਭਯੋ ਤਾਹਿ ਕਰ ਮਾਨੈ। 
ਧਨੁ ਬਿਨੁ ਨਾਰਿ ਝਖਤ ਅਤਿ _ਭਈ। ਹ੍ਹੈ ਜੋਗਨ ਬਨ ਮਾਝ _ਸਿਧਈ। _੧੧। ੧। 


/ਏਤਾ ਸੀ ਗਾਰਤੂ` ੫ਲ੍ਹਯਾਨੇ /ਡੇਯਾ ਲਾਰਤ੍ਹੇ ਅੰਤ ਡੂਪ ਸੰਠਾਦੇ /ਏਕਾ ਸੌਂ ਲਾਰ ਲਾਠਤੂਹ  ਸਆਪਤਮ 
ਡਤੁ ਭਨ ਨ੍ਤ/ _5/8/ 5੯8੬/ ਅਟ੍ਹੀੰ/ 


ਚੱਪਣਾ 
ਅਲਿਮਰਦਾ ਕੌ ਸੁਤ ਇਕ ਰਹੈ। ਤਾਸ ਬੇਗ ਨਾਮਾ ਜਗ _ਕਹੈ। 
ਬਚਾ ਜੌਹਰੀ ਕੋ ਤਿਨ ਹੇਰਿਯੋ। ਮਹਾ ਰੁਦੁ ਰਿਪੁ ਤਾ ਕੌ ਘੇਰਿਯੋ। ੧। 


ਤਾ ਕੇ ਦ੍ਰਾਰੇ ਦੇਖਨ ਜਾਵੈ। ਰੂਪ ਨਿਹਾਰਿ ਹਿਿਦੈ ਸੁਖੁ ਪਾਵੈ। 
ਕੇਲ ਕਰੋ _ਯਾ_ਸੋ ਚਿਤ ਭਾਯੋ। ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ। _੨। 


ਦੂਤ ਅਨੇਕ ਉਪਚਾਰ _ਬਨਾਵੈ। _ਮੋਹਨ ਰਾਇ ਹਾਥ ਨਹਿ ਆਵੈ। 
ਤਿਹ ਤਾ ਸੋ ਇਹ ਭਾਤਿ ਉਚਾਰਿਯੋ। ਤਾਸ ਬੇਗ ਤਾ ਸੋ ਖਿਝਿ ਮਾਰਿਯੋ। ੩। 


ਚੋਟਨ ਲਗੇ ਦੂਤ _ਰਿਸਿ _ਭਰਿਯੋ। ਮੂਰਖ ਜਾਨਿ ਜਤਨ ਤਿਹ _ਕਰਿਯੋ। 
ਮੋਹਨ ਆਜੁ ਕਹਿਯੋ ਮੈ ਐਹੋ। ਤਾ ਕੌ ਤਾਸ ਬੇਗ ਤੂ ਪੈਹੋ। ੪। 


ਯਹ ਸੁਨਿ ਬੈਨ ਫੂਲਿ ਜੜ ਗਯੋ। ਸਾਚ _ਬਾਤ _ਚੀਨਤ ਚਿਤ ਭਯੋ। 
ਲੋਗ _ਉਠਾਇ ਪਾਨ ਮਦ _ਕਰਿਯੋ। ਮਾਨੁਖ ਹੁਤੋ ਜੋਨਿ ਪਸੁ _ਪਰਿਯੋ। _੫। 
ਮੋ ਮਨ ਮੋਲ ਮੋਹਨਹਿ ਲਯੋ। ਤਬ ਤੇ ਮੈ ਚੇਰੋਂ ਹੂਹੈ ਗਯੋ। 

ਏਕ ਬਾਰ ਜੋ ਤਾਹਿ ਨਿਹਾਰੋ। ਤਨੁ ਮਨੁ ਧਨ ਤਾ ਪੈ ਸਭ ਵਾਰੋ। ੬। 


ਬਿਨੁ ਸੁਧਿ ਭਏ ਦੂਤ ਤਿਹ ਚੀਨੋ। ਅੰਡ ਫੋਰਿ ਆਸਨ ਪਰ ਦੀਨੌ। 
ਭੂਖਨ ਬਸਤ੍ਰ ਪਾਗ ਤਿਹ ਹਰੀ। ਮੂਰਖ ਕੌ ਸੁਧਿ ਕਛੂ ਨ _ਪਰੀ। ੭। 


ਚਰਿਤ੍ਰ ਪਾਖਿਆਨ ੩੯੧ 


ਉਨ੍ਹਾਂ ਦੇ ਵੇਖਦਿਆਂ (ਉਸ ਨੇ) ਉਹ (ਸੰਨ੍ਹ) ਬੰਦ ਕਰ ਦਿੱਤੀ ਪਰ ਅੰਦਰੋਂ ਉਸੇ ਤਰ੍ਹਾਂ 
ਰਹਿਣ ਦਿੱਤੀ। ਦਿਨ ਬੀਤ ਗਿਆ ਅਤੇ ਰਾਤ ਹੋ ਗਈ। ਉਸੇ (ਸੰਨ੍ਹ ਦੇ) ਰਸਤੇ ਆਪ ਵੀ 
ਭਜ ਗਈ।੯। 


ਦੰਹਰਾ 


ਕਾਜ਼ੀ, ਕੋਤਵਾਲ ਅਤੇ ਆਪਣੇ ਪਤੀ ਨੂੰ ਸੰਨ੍ਹ ਵਿਖਾ ਕੇ ਅਤੇ ਪਹਿਲਾਂ ਧਨ ਪਹੁੰਚਾ ਕੇ 
ਫਿਰ ਆਪ ਵੀ ਉਸ (ਪ੍ਰੇਮੀ) ਨੂੰ ਜਾ ਮਿਲੀ।੧0। 


ਚੱਪਲਾਂ 

ਸਭ ਕੋਈ ਇਹੀ ਕਹਿੰਦੇ ਸਨ ਅਤੇ ਮਨਦੇ ਸਨ ਕਿ ਉਸ ਨੂੰ ਇਨਸਾਫ਼ ਨਹੀਂ ਮਿਲਿਆ 
ਹੈ। (ਉਹ) ਇਸਤਰੀ ਧਨ ਤੋਂ ਬਿਨਾ ਬਹੁਤ ਝਖਦੀ ਰਹੀ ਅਤੇ ਜੋਗਣ ਬਣ ਕੇ ਬਨ ਨੂੰ ਚਲੀ 
ਗਈ।੧੧। 
ਏਥੋਂ ਨੂੰ ਗਰੇਤੂਰੱਪ/ੰ#ਆਨ ਦੇ ਤਾ ਗੰਰੇਤ ਦੇ ਸੰਤ ਡੁਪ ਸੰਵਾਦ ਦੇ /ਏਕਾ ਐਂ ਜਾਰ ਗਠੇਤੂ ਦੀ ਸਮਘਤ 

ਗਾ ਲਭ ਹ/ _596/ 5੯8੬/ ਚਲਦਾ? 
ਚੱਪਾਣ 

ਅਲਿਮਰਦਾ ਦਾ ਇਕ ਪੁੱਤਰ ਸੀ ਜਿਸ ਨੂੰ ਲੋਕ ਤਾਸ ਬੇਗ _ਕਰ _ਕੇ ਜਾਣਦੇ _ਸਨ। 
(ਉਸ ਨੇ ਇਕ ਵਾਰ) ਇਕ ਜੌਹਰੀ ਦਾ ਬੱਚਾ ਵੇਖਿਆ ਤਾਂ ਮਹਾ ਰੁਦੂ ਦੇ ਵੈਰੀ (ਕਾਮ ਦੇਵ) 
ਨੇ ਉਸ ਨੂੰ ਘੇਰ ਲਿਆ।੧। 

(ਉਹ) ਉਸ ਦੇ ਘਰ (ਉਸ ਨੂੰ) ਵੇਖਣ ਜਾਂਦਾ ਸੀ (ਅਤੇ ਉਸ ਦਾ) ਰੂਪ ਵੇਖ ਕੇ ਮਨ 
ਵਿਚ _ਪੁਸੰਨ ਹੁੰਦਾ ਸੀ। ਉਸ _ਨਾਲ _'ਕੇਲ” _(ਕਾਮ-ਕ੍ਰੀੜਾ) ਕਰਨ ਲਈ (ਉਸ ਦਾ) ਚਿਤ 
ਕਰਨ _ਲਗਾ। _ਤੁਰਤ ਉਸ ਨੇ ਦੂਤ ਨੂੰ ਉਸ ਦੇ ਘਰ ਭੇਜਿਆ।੨। 

ਦੂਤ ਬਹੁਤ ਤਰ੍ਹਾਂ ਦੇ _ਉਪਾ ਕਰਦਾ ਸੀ ਪਰ ਮੋਹਨ ਰਾਇ ਹੱਥ ਵਿਚ ਨਹੀਂ ਆਉਂਦਾ 
ਸੀ। ਉਸ ਨੇ ਤਾਸ ਬੇਗ ਨੂੰ ਜਾ ਕੇ ਇਸ ਤਰ੍ਹਾਂ ਕਿਹਾ ਅਤੇ ਉਸ ਨੇ ਖਿਝ ਕੇ ਉਸ ਨੂੰ 
ਮਾਰਿਆ।੩। 

ਸੱਟਾਂ ਖਾ ਕੇ ਦੂਤ ਕ੍ਰੋਧ ਨਾਲ ਭਰ ਗਿਆ ਅਤੇ ਉਸ (ਤਾਸ ਬੇਗ) ਨੂੰ ਮੂਰਖ ਜਾਣ ਕੇ 
ਇਹ ਯਤਨ ਕੀਤਾ (ਅਤੇ ਦਸਿਆ--) ਮੋਹਨ ਨੇ ਕਿਹਾ ਹੈ ਕਿ ਅਜ ਮੈਂ ਆਵਾਂਗਾ। ਹੇ ਤਾਸ 
ਬੇਗ _! ਤੂੰ ਅਜ ਉਸ ਨੂੰ ਪ੍ਰਾਪਤ _ਕਰੇਂਗਾ।੪। 

ਇਹ ਗੱਲ ਸੁਣ ਕੇ ਮੂਰਖ ਫੁਲ ਗਿਆ ਅਤੇ ਇਸ ਗੱਲ ਨੂੰ ਮਨ ਵਿਚ ਸੱਚਾ ਸਮਝ 
ਲਿਆ। ਲੋਕਾਂ ਨੂੰ ਉਠਾ ਕੇ (ਭਾਵ ਭੇਜ ਕੇ) ਸ਼ਰਾਬ ਪੀ ਲਈ। ਮਨੁੱਖ ਹੁੰਦੇ ਹੋਇਆ ਪਸ਼ੂ 
ਜੂਨ ਪ੍ਰਾਪਤ _ਕਰ _ਲਈ।੫। 

(ਜਦ ਦਾ) ਮੇਰਾ ਮਨ ਮੋਹਨ ਨੇ ਖ਼ਰੀਦ ਲਿਆ ਹੈ, ਤਦ ਦਾ ਮੈਂ ਉਸ ਦਾ ਦਾਸ ਹੋ 
ਗਿਆ ਹਾਂ। ਇਕ ਵਾਰ ਜੇ ਉਸ ਨੂੰ (ਮੈਂ) ਵੇਖ ਲਵਾਂ ਤਾਂ ਤਨ, ਮਨ ਅਤੇ ਧਨ ਉਸ ਉਤੋਂ 
ਵਾਰ _ਦਿਆਂ। ੬। 

ਜਦ ਦੂਤ ਨੇ (ਸ਼ਰਾਬ ਦੇ ਨਸ਼ੇ ਕਾਰਨ ਉਸ ਨੂੰ) ਬੇਸੁਧ ਵੇਖਿਆ ਤਾਂ ਉਸ ਦੇ ਗੁਪਤ 
ਖੇਤਰ ਉਤੇ (ਇਕ) _ਅੰਡਾ ਭੰਨ ਦਿੱਤਾ। ਉਸ _ਦੀ ਪਗੜੀ, ਬਸਤ੍ਰ _ਅਤੇ ਜ਼ੇਵਰ ਚੁਰਾ _ਲਏ। 
ਉਸ ਮੂਰਖ ਨੂੰ ਕੁਝ ਵੀ ਪਤਾ ਨ _ਲਗਾ।੭। 


੩੯੨ 


ਸੀ _ਦਸਮ-ਗੁੰਥ _ਸਾਹਿਬ 


ਮਦਰਾ ਕੀ ਅਤਿ ਭਈ ਖੁਮਾਰੀ। ਪ੍ਰਾਤ ਲਗੇ ਜੜ ਬੁਧਿ ਨ ਸੰਭਾਰੀ। 
ਬੀਤੀ ਰੈਨਿ ਭਯੋ __ਉਜਿਯਾਰੋ। ਤਨ ਮਨ ਅਪਨੇ ਆਪ ਸੰਭਾਰੋ। _੮। 


ਹਾਥ ਜਾਇ ਆਸਨ ਪਰ ਪਰਿਯੋ। ਚੌਕਿ ਬਚਨ ਤਬ ਮੂੜ _ਉਚਰਿਯੋ। 
ਨਿਕਟ ਆਪਨੋ ਦੂਤ _ਬੁਲਾਯੋ। _ਤਿਨ ਕਹਿ _ਭੇਦ ਸਕਲ _ਸਮੁਝਾਯੋ। _੯। 
ਦੰਹਰਾ” 
ਮਤ ਭਏ ਤੁਮ ਮਦ ਭਏ ਸਕਿਯੋ ਕਛੂ ਨਹਿ ਪਾਇ। 
ਮਮ ਪੁੁਸਾਦ ਤੁਮਰੇ ਸਦਨ ਆਯੋ _ਮੋਹਨ _ਰਾਇ। _੧0। 
ਚੱਪਾਣ? 
ਮੋਹਨ ਤੁਮ ਕੋ ਅਧਿਕ ਰਿਝਾਯੋ। _ਭਾਤਿ _ਭਾਤਿ ਕਰਿ ਭਾਵ ਲਡਾਯੋ। 
ਤਬ ਤੁਮ ਕਛੁ ਸੰਕਾ ਨ ਬਿਚਾਰੀ। ਕੂਖਨ ਬਸਤ _ਪਾਗ ਦੈ _ਡਾਰੀ। _੧੧। 


ਤਾ ਸੋ ਅਧਿਕ ਕੇਲ ਤੈ ਕੀਨੋ। ਭਾਤਿ ਭਾਤਿ ਤਾ ਕੌ ਰਸ ਲੀਨੋ। 
ਬੀਤੀ ਰੈਨਿ ਪ੍ਰਾਤ ਜਬ _ਭਯੋ। _ਤਬ ਤੁਮ ਤਾਹਿ ਬਿਦਾ ਕਰਿ ਦਯੋ। ੧੨। 


ਤਬ ਤੇ ਅਧਿਕ ਮਤ ਹ੍ਹੈ ਸੋਯੋ। ਪਰੇ ਪਰੇ ਆਧੋ ਦਿਨ ਖੋਯੋ। 
ਮਿਟਿ ਮਦ ਗਯੋ ਜਬੈ ਸੁਧ ਪਾਈ। ਤਬ ਮੋ ਕੌ ਤੈ ਲਯੋ ਬੁਲਾਈ। ੧੩। 


ਯਹ ਸੁਨਿ ਬਾਤ ਰੀਝਿ ਜੜ _ਗਯੋ। ਛੋਰਿ ਭੰਡਾਰ ਅਧਿਕ ਧਨੁ _ਦਯੋ। 
ਭੇਦ ਅਭੇਦ ਕਛੁ _ਨੈਕੁ ਨ ਚੀਨੋ। ਲੂਟ੍ਯੋ_ਹੁਤੋ ਲੂਟਿ ਧਨੁ _ਲੀਨੋ। _੧੪। 


ਯਹ ਚਰਿਤਰ ਵਹ _ਨਿਤਿ _ਬਨਾਵੈ। ਮਦਰੋ ਪ੍ਯਾਇ ਅਧਿਕ _ਤਿਹ ਸ੍ਹਾਵੈ। 
ਸੁਧਿ ਬਿਨੁ ਭਯੋ ਤਾਹਿ ਜਬ _ਜਾਨੈ। _ਲੇਤ ਉਤਾਰਿ ਜੁ ਕਛੁ ਮਨੁ ਮਾਨੈ। _੧੫। 


ਦੰਹਰਾ 
ਐਸੇ ਕਰੈ ਚਰਿਤ੍ਰ ਵਹੁ ਸਕੈ ਮੂੜ ਨਹਿ ਪਾਇ। 
ਮਦਰੋ ਅਧਿਕ ਪਿਵਾਇ ਕੈ ਮੂੰਡ ਮੂੰਡ ਲੈ ਜਾਇ। ੧੬। ੧। 
/ਏੰਤਾ ਸੀ ਲਾਠਤ੍ਹ ਪਲ੍ਹਯਾਨੇ ਪਰਸ ਲਾੰਰਤ੍ਹਂ ਨਹੀਂ ਭੂਆ ਅੰਭਾਦੇ /ਣਕਾ ਸੈਂ ਘਾਲ ਗਾਰੇੜ੍ਰ ਸਮਾਪਤਮ 
ਗਤ ਭਨ ਸਤ? _90੫/ 5੯੬੨/ ਅ%ਫ੍ਹੀੰ/ 
ਦੱਖਣ? 
ਚਾਰ ਯਾਰ _ਮਿਲਿ ਮਤਾ _ਪਕਾਯੋ। ਹਮ ਕੌ _ਭੂਖਿ ਅਧਿਕ ਸੰਤਾਯੋ। 
ਤਾ ਤੇ ਜਤਨ ਕਛੂ ਅਬ ਕਰਿਯੈ। _ਬਕਰਾ ਯਾ ਮੂਰਖ ਕੋ _ਹਰਿਯੈ। ੧। 


ਚਰਿਤ੍ਰ ਪਾਖਿਆਨ ੩੯੩ 


ਆਈ। _ਰਾਤ ਬੀਤ ਗਈ ਅਤੇ ਸਵੇਰ ਹੋ_ਗਈ। (ਤਦ ਉਸ ਨੇ) ਆਪਣਾ 
ਆਪਣਾ ਆਪ ਸੰਭਾਲਿਆ।੮। 

(ਜਦ) ਉਸ ਦਾ ਹੱਥ ਆਸਨ (ਗੁਪਤ ਖੇਤਰ) ਉਤੇ ਪਿਆ ਤਾਂ ਚੌਂਕ ਕੇ ਮੂਰਖ 
ਬੋਲਿਆ। ਆਪਣੇ ਕੋਲ ਦੂਤ (ਨੌਕਰ) ਨੂੰ ਬੁਲਾਇਆ। ਉਸ ਨੇ (ਉਸ ਨੂੰ) ਸਾਰਾ ਭੇਦ ਕਹਿ 
ਕੇ ਸਮਝਾ _ਦਿੱਤਾ।੯। 
ਦੰਹਰਾ 

ਤੁਸੀਂ ਸ਼ਰਾਬ ਦੇ ਨਸ਼ੇ ਵਿਚ ਬੇਸੁੱਧ ਸੌ ਇਸ ਲਈ ਕੁਝ ਵੀ ਸਮਝ ਨ ਸਕੇ। ਮੇਰੀ 
ਕ੍ਰਿਪਾ ਕਰ _ਕੇ ਮੋਹਨ ਰਾਇ ਤੁਹਾਡੇ ਘਰ ਆਇਆ _ਸੀ।੧0। 


ਚੱਪਲਾਂ 


ਉਸ ਮੂਰਖ ਨੂੰ ਸ਼ਰਾਬ ਦੀ ਬਹੁਤ _ਖ਼ੁਮਾਰੀ ਚੜ੍ਹ _ਗਈ ਅਤੇ _ਸਵੇਰ ਤਕ ਹੋਸ਼ 
ਤਨ ਮਨ 


ਕੈ" ੭ 


ਦਿੱਤੇ ।੧੧। 

ਤੁਸੀਂ ਉਸ _ਨਾਲ ਬਹੁਤ _ਕੇਲ-ਕ੍ਰੀੜਾ ਕੀਤੀ ਅਤੇ 
ਮਾਣਿਆ। ਜਦ ਰਾਤ ਬੀਤ ਗਈ ਅਤੇ ਸਵੇਰਾ ਹੋ__ਗਿਆ, 
ਦਿੱਤਾ।੧੨। 


'ਲਿਆ।੧੩। 

ਇਹ ਗੱਲ ਸੁਣ ਕੇ (ਉਹ) ਮੂਰਖ ਬਹੁਤ ਖੁਸ਼ ਹੋ__ਗਿਆ ਅਤੇ ਖ਼ਜ਼ਾਨਾ ਖੋਲ ਕੇ 
ਬਹੁਤ ਧਨ (ਦੂਤ ਨੂੰ) ਦਿੱਤਾ। (ਉਸ ਨੇ) ਭੇਦ ਅਭੇਦ ਕੁਝ ਨ _ਜਾਣਿਆ। (ਦੂਤ ਨੇ ਲੋਕਾਂ 
ਤੋਂ) ਲੁਟਿਆ ਹੋਇਆ ਧਨ (ਉਸ ਤੋਂ ) ਲੁਟ ਲਿਆ।੧੪। 

ਇਸ ਪੁਕਾਰ ਦਾ _ਚਰਿਤੁ _ਉਹ ਨਿੱਤ ਕਰਦਾ ਸੀ ਅਤੇ ਜ਼ਿਆਦਾ ਸ਼ਰਾਬ ਪਿਲਾ ਕੇ 
ਉਸ ਨੂੰ ਸੰਵਾ ਦਿੰਦਾ ਸੀ। ਜਦ ਉਸ ਨੂੰ ਬੇਸੁੱਧ ਵੇਖਦਾ ਤਾਂ ਜੋ ਮਨ ਵਿਚ ਆਉਂਦਾ, (ਉਸ 
ਦੇ ਸ਼ਰੀਰ ਤੋਂ) ਉਤਾਰ _ਲੈਂਦਾ।੧੫। 
ਦੰਹਰਾ 

ਉਹ _(ਦੂਤ) ਰੋਜ਼ ਅਜਿਹਾ _ਚਰਿਤੁ _ਕਰਦਾ ਅਤੇ ਮੂਰਖ _(ਤਾਸ ਬੇਗ) ਉਸ ਨੂੰ ਨ 
ਸਮਝਦਾ। _(ਉਸ ਨੂੰ) ਜ਼ਿਆਦਾ ਸ਼ਰਾਬ ਪਿਲਾ ਕੇ (ਉਸ ਦਾ ਸਾਰਾ ਧਨ) ਲੁਟ ਕੇ ਲ। 
ਜਾਂਦਾ।੧੬। 

/ਏਥੋਂ ਨੂੰ ਗਰੈੜ੍ਰੱਪ/ੱ#ਆਨ ਦੇ ਪਰਲ ਗਾੰਰੇਤ ਦੇ ਮੰਤ ਡੂਪ ਸੰਵਾਦ ਦੇ £ਕ' ਸੌ ਪੰਜਵੇ ਗੰਰੇਤ ਦੀ ਸਮਤ 

ਭਾ ਲਭ _ਹ/ _900/ 5੯੬੨/ ਚਲਦਾ? 


ਚੱਪਾਣ 

ਚਾਰ ਯਾਰਾਂ _ਨੇ ਮਿਲ ਕੇ ਇਕ ਮਤਾ ਪਕਾਇਆ ਕਿ ਸਾਨੂੰ ਭੁਖ ਬਹੁਤ ਤੰਗ ਕਰ ਰਹੀ 
ਹੈ। ਇਸ ਲਈ ਹੁਣ (ਖਾਣੇ ਦਾ) ਕੁਝ _ਉਪਾ ਕਰਨਾ ਚਾਹੀਦਾ ਹੈ। (ਮਾਰਗ ਉਤੇ ਜਾ ਰਹੇ) 
ਇਸ ਮੂਰਖ ਦਾ _ਬਕਰਾ ਖੋਹ _ਲੈਣਾ ਚਾਹੀਦਾ ਹੈ।੧। 


੩੯੪ 


ਸੀ _ਦਸਮ-ਗ੍ੰਥ _ਸਾਹਿਬ 


ਕੋਸ ਕੋਸ ਲਗਿ ਠਾਢੇ ਭਏ। ਮਨ ਮੈ ਇਹੈ ਬਿਚਾਰਤ ਭਏ। 
ਵਹ ਜਾ ਕੇ ਆਗੇ ਹ੍ਹੈ ਆਯੋ। ਤਿਨ ਤਾ ਸੋ ਇਹ ਭਾਤਿ ਸੁਨਾਯੋ। ੨। 
ਕਹਾ ਸੁ ਏਹਿ ਕਾਧੋ_ਪੈ ਲਯੋ। ਕਾ ਤੋਰੀ ਮਤਿ ਕੋ ਹ੍ਹੈ ਗਯੋ। 
ਯਾ_ਕੋ ਪਟਕਿ ਧਰਨਿ ਪਰ _ਮਾਰੋ। _ਸੁਖ ਸੇਤੀ ਨਿਜ ਧਾਮ ਸਿਧਾਰੋ। ੩। 
ਦੰਹਰਾ 
ਭਲੌ ਮਨੁਖ _ਪਛਾਨਿ ਕੈ ਤੌ ਹਮ _ਭਾਖਤ ਤੋਹਿ। 
ਕੂਕਰ ਤੈ ਕਾਧੈ ਲਯੋ ਲਾਜ ਲਗਤ ਹੈ _ਮੋਹਿ। ੪। 
ਚੱਪਣਾ 
ਚਾਰਿ ਕੋਸ ਮੂਰਖ ਜਬ _ਆਯੋ। _ਚਹੂੰਅਨ ਯੌ ਬਚ _ਭਾਖਿ ਸੁਨਾਯੋ। 
ਸਾਚੁ _ਸਮੁਝਿ _ਲਾਜਤ ਚਿਤ ਭਯੋ। _ਬਕਰਾ _ਸ੍ਰਾਨਿ ਜਾਨਿ _ਤਜਿ ਦਯੋ। ੫। 
ਦੰਹਰਾ 
ਤਿਨ ਚਾਰੌ ਗਹਿ ਤਿਹ ਲਯੋ _ਭਖਿਯੋ ਤਾ ਕਹ ਜਾਇ। 
ਅਜਿ ਤਜ _ਭਜਿ ਜੜਿ ਘਰ ਗਯੋ ਛਲ ਨਹਿ ਲਖ੍ਯੋਂ ਬਨਾਇ। ੬। ੧। 


/ਏਂਤਾ ਸੀ ਗਾਰ ਪਲ੍ਹਯਾਨੇ ਘਰ=਼ ਗਾੰਠਤ ਮੰਨੀ ਭੂਪ ਅੰਕਾਦੇ /ਏਕਾ ਸੌਂ ਛੱਟ ਗਾਨਤਾ ਜ਼ਮਪਤਨਆ 
ਗਤ _ਨਭਨ ਸਤ? 90੬7 5੯੬੮/ ਅ%ਫ੍ਹੀ/ 


ਜਬ _ਸੋਯੋ _ਜੋਧਨ _ਬਡਭਾਗੀ। ਤਬ ਹੀ ਮੈਨ ਕੁਅਰਿ ਜੀ ਜਾਗੀ। 

ਪਤਿ ਕੌ ਛੋਰਿ ਜਾਰ ਪੈ ਗਈ। ਲਾਗੀ ਸਾਂਧਿ ਦ੍ਰਿਸਟਿ ਪਰ ਗਈ। ੨। 
ਤਬ ਗ੍ਰਿਹ ਪਲਟਿ ਬਹੁਰਿ ਵਹੁ 'ਆਈ। _ਜੋਧਨ _ਦੇਵਹਿ ਦਯੋ __ਜਗਾਈ। 
ਤੇਰੀ ਮਤਿ ਕੌਨ ਕਹੁ ਹਰੀ। ਲਾਗੀ ਸੈਧਿ ਦ੍ਰਿਸਟਿ ਨਹਿ ਪਰੀ। ੩। 
ਜਗਤ 


ਲੋਗ ਸਭ _ਜਾਗੇ। ਗ੍ਰਿਹ ਤੇ ਨਿਕਸਿ ਚੋਰ ਤਬ ਭਾਗੇ। 
ਬਾਧਿ ਕਈ ਲਏ। ਕੇਤੇ ਤ੍ੁਸਤ ਭਾਜਿ ਕੈ ਗਏ। ੪। 


ਹਨੇ 
ਜੋਧਨ ਦੇਵ ਫੂਲਿਤ ਭਯੋ। ਮੇਰੌ ਧਾਮ ਰਾਖਿ ਇਹ ਲਯੋ। 
ਤ੍ਰਿਯ ਕੀ ਅਧਿਕ ਬਡਾਈ ਕਰੀ। ਜੜ ਕੌ ਕਛੂ ਖਬਰ ਨਹਿ ਪਰੀ। ੫। 
ਧਾਮ _ਉਬਾਰਿਯੋ _ਆਪਨੋ _ਕੀਨੋ ਚੋਰ _ਖੁਆਰ। 
ਮੀਤ ਜਗਾਯੋ ਆਨਿ ਕੈ ਧੈਨਿ ਸੁ ਮੈਨ ਕੁਆਰ। ੬। ੧। 


/ਏੱਤਾ ਨੰ ਲਾਰੇਤ੍ਹਾ ਪਖਹਯਾਨੇ ਯਾ ਗਾਹੇਤ੍ੇ ਮੰ ਭੂਪ ਸੰਠਾਦੇ /ਇਕ ਐਂ ਸਾਤ ਲਾਠਤ੍ੂਹ  ਸਆਖਤਮ 
ਡਾ ਨਭ#ਆ ਸਤੁ? _5%2/ 5੯੭੪/ ਅਫ੍ਹਹੰ/ 


ਚਰਿਤ੍ਰ ਪਾਖਿਆਨ ੩੯੫ 


ਉਹ ਕੋਹ ਕੋਹ ਦੇ ਫ਼ਾਸਲੇ ਉਤੇ ਖੜੇ ਹੋ ਗਏ ਅਤੇ ਮਨ ਵਿਚ ਸਾਰਿਆਂ ਨੇ ਇਹ 
ਵਿਚਾਰ ਲਿਆ ਕਿ ਉਹ ਜਿਸ ਦੇ ਅਗੋਂ ਲੰਘੇ, ਉਹ ਉਸ ਨੂੰ ਇਸ ਤਰ੍ਹਾਂ ਕਹੇ।੨। 

ਇਸ (ਕੁੱਤੇ ਨੂੰ) ਕਿਸ ਲਈ ਮੋਢੇ ਉਤੇ ਚੁਕਿਆ ਹੋਇਆ ਹੈ। ਤੇਰੀ ਅਕਲ ਨੂੰ ਕੀ 
ਗਿਆ ਹੈ। ਇਸ ਨੂੰ ਪਟਕਾ ਕੇ ਧਰਤੀ ਉਤੇ ਸੁਟੋ ਅਤੇ ਸੁਖ ਪੂਰਵਕ ਆਪਣੇ ਘਰ 
ਜਾਓ।੩। 
ਦੰਹਰਾ 

ਤੈਨੂੰ `ਭਲਾ ਮਨੁੱਖ _ਸਮਝ ਕੇ ਅਸੀਂ ਇਹ ਕਹਿੰਦੇ ਹਾਂ। (ਤੁਸੀਂ) ਕੁੱਤੇ ਨੂੰ ਮੋਢੇ _ਉਤੇ 
ਚੁਕਿਆ ਹੋਇਆ ਹੈ ਅਤੇ ਮੈਨੂੰ ਸ਼ਰਮ ਆਉਂਦੀ ਹੈ।੪। 
ਜੱਪਣਾ 

ਜਦ _ਉਹ ਮੂਰਖ ਚਾਰ _ਕੋਹ ਚਲਦਾ ਹੋਇਆ ਆਇਆ (ਤਾਂ) ਚੌਹਾਂ ਨੇ (ਉਸ ਨੂੰ) 
ਇਹੋ ਗੋਲ ਕਹੀ। (ਉਹ ਇਸ ਨੂੰ) ਸੋਚ ਸਮਝ ਕੇ ਮਨ ਵਿਚ ਬਹੁਤ ਲਜਿਤ ਹੋਇਆ ਅਤੇ 
ਬਕਰੇ ਨੂੰ ਕੁੱਤਾ ਸਮਝ _ਕੇ _ਛਡ _ਦਿੱਤਾ।੫। 
ਦੰਹਰਾ 

ਉਨ੍ਹਾਂ ਚੌਹਾਂ (ਯਾਰਾਂ ਨੇ) ਉਸ (ਬਕਰੇ ਨੂੰ) ਪਕੜ ਲਿਆ ਅਤੇ ਉਸ ਨੂੰ ਲੈ ਜਾ ਕੇ 
ਖਾਇਆ। (ਉਹ) ਮੂਰਖ ਬਕਰਾ ਛਡ ਕੇ ਭਜ ਕੇ ਘਰ ਚਲਾ ਗਿਆ, (ਪਰ ਉਨ੍ਹਾਂ ਦੇ) ਛਲ 
ਨੂੰ ਨ ਸਮਝ _ਸਕਿਆ।੬। 

/ਏਥੇਂ ਗੰ ਗਰੈਤ੍ਰੰਪ/ਮਆਨ ਦੇ ਘੁਰਲਾ ਗਰੇੜੂ ਦੇ ਮੰਤ ਭੂਪ ਸੰਵਾਦ ਦੇ /ਏਕਾ ਐਂ ਛੱਵੇ' ਗੰਰੇਤੂ ਦੀ ਸਮਘਤਨ 

ਨਭ _ਨ੍ਭ _ਹ/ _5%/੬/ 5੯੬੮/ ਚਲਟਾ/ 


020੨ 0 


ਚੱਪਣਾ 

ਇਕ ਜੋਧਨ ਦੇਵ ਨਾਂ ਦਾ ਜੱਟ ਰਹਿੰਦਾ ਸੀ। ਉਸ ਦੀ ਇਸਤਰੀ ਮੈਨ _ਕੁਅਰਿ ਸੀ। 
ਜਦ ਜੋਧਨ ਦੇਵ ਸੌਂ ਜਾਂਦਾ ਤਾਂ (ਉਸ ਦੀ) ਇਸਤਰੀ ਯਾਰ _ਕੋਲ ਚਲੀ _ਜਾਂਦੀ।੧। 

ਜਦ ਵਡਭਾਗੀ _ਜੋਧਨ ਸੌਂ ਗਿਆ, ਤਦ ਹੀ ਮੈਨ ਕੁਅਰਿ ਜਾਗ ਪਈ। (ਉਹ) ਪਤੀ 
ਨੂੰ ਛਡ ਕੇ ਯਾਰ ਕੋਲ ਗਈ। (ਉਸ ਦੀ) ਨਜ਼ਰ ਲਗੀ ਹੋਈ ਸੰਨ੍ਹ ਉਤੇ _ਪਈ।੨। 

ਤਦ ਉਹ ਫਿਰ ਘਰ ਨੂੰ ਪਰਤ ਕੇ ਆਈ ਅਤੇ ਜੋਧਨ ਦੇਵ ਨੂੰ ਆ ਕੇ ਜਗਾਇਆ 
(ਅਤੇ ਕਿਹਾ-) ਤੇਰੀ ਮਤ ਕਿਉਂ ਮਾਰੀ ਗਈ ਹੈ ਕਿ ਸੰਨ੍ਹ ਲਗੀ ਹੋਈ ਹੈ ਅਤੇ ਤੇਰੀ ਨਜ਼ਰ 
(ਉਸ ਉਤੇ) ਨਹੀਂ ਪਈ ਹੈ।੩। 

ਜੋਧਨ ਦੇ ਜਾਗਣ ਤੇ ਸਾਰੇ ਲੋਕ ਜਾਗ _ਗਏ। ਤਦ ਚੋਰ ਘਰ ਵਿਚੋਂ ਨਿਕਲ ਕੇ ਭਜ 
ਗਏ। (ਉਨ੍ਹਾਂ ਚੋਰਾਂ ਵਿਚੋਂ) ਕਈ ਮਾਰ ਦਿੱਤੇ, ਕਈ ਬੰਨ੍ਹ ਲਏ ਅਤੇ ਕਈ ਡਰ ਦੇ ਮਾਰਿਆਂ 
ਭਜ ਗਏ।੪। 

ਜੋਧਨ ਦੇਵ ਬਹੁਤ ਪੁਸੰਨ ਹੋਇਆ ਕਿ ਇਸ ਨੇ ਮੇਰਾ ਘਰ ਬਚਾ ਲਿਆ ਹੈ। (ਉਸ 
ਨੇ) ਇਸਤਰੀ _ਦੀ ਬਹੁਤ ਵਡਿਆਈ ਕੀਤੀ, (ਪਰ ਉਸ) ਮੂਰਖ ਨੂੰ _(ਵਾਸਤਵਿਕਤਾ ਦੀ) 
ਕੁਝ ਖਬਰ ਵੀ ਨ ਹੋਈ।੫। 

ਆਪਣੇ ਘਰ ਨੂੰ ਬਚਾ ਲਿਆ ਅਤੇ ਚੋਰਾਂ ਨੂੰ ਖੁਆਰ _ਕੀਤਾ। _ਮਿਤਰ ਨੂੰ ਆਣ ਕੇ 
ਜਗਾਇਆ। _(ਇਹ) ਮੈਨ ਕੁਅਰਿ _(ਸਚਮੁਚ) ਧੰਨ _ਹੈ।੬। 

/ਏਥੋਂ ਨੂੰ ਗੱਰਤੁੰਪ/ਸਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ /£ਕਾ ਸੌ ਸ਼ਤਵੇ' ਗੜ੍ਹ ਦੀ ਸਪਤ? 

ਭਾ ਲਭ _ਹੈ/ _$%7/ 5੯੭#/ ਲਲਦਾ/ 


੩੯੬ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਏਕ ਦਿਵਸ ਸ੍ਰੀ ਕਪਿਲ ਮੁਨਿ ਇਕ _ਠਾ ਕਿਯੋ _ਪਯਾਨ। 
ਹੇਰਿ ਅਪਸਰਾ ਬਸਿ ਭਯੋ ਸੋ ਤੁਮ ਸੁਨਹੁ `ਸੁਜਾਨ। ੧। 
ਰੰਭਾ ਨਾਮਾ _ਅਪਸਰਾ ਤਾ ਕੋ ਰੂਪ _ਨਿਹਾਰਿ। 
ਮੁਨਿ ਕੋ ਗਿਰਿਯੋ ਤੁਰਤ ਹੀ ਬੀਰਜ ਭੂਮਿ ਮਝਾਰ। _੨। 
ਗਿਰਿਯੋ ਰੇਤਿ ਮੁਨਿ ਕੇ ਜਬੈ _ਰੰਭਾ ਰਹਿਯੋ _ਅਧਾਨ। 
ਡਾਰਿ ਸਿੰਧੂ ਸਸਰਿਤਾ ਤਿਸੈ ਸੁਰ ਪੁਰ ਕਰਿਯੋ ਪਯਾਨ। ੩। 
ਚੱਪਣਾ 
ਬਹਤ _ਬਹਤ _ਕੌਨਿਯਾ ਤਹ ਆਈ। ਆਗੇ ਜਹਾ ਸਿੰਧ ਕੋ _ਰਾਈ। 
ਬੁਹਮਦਤ ਸੋ ਨੈਨ _ਨਿਹਾਰੀ। ਤਹ ਤੇ ਕਾਢਿ ਸੁਤਾ ਕਰਿ ਪਾਰੀ। ੪। 


ਸਸਿਯਾ _ਸੰਖਿਯਾ ਤਾ ਕੀ ਧਰੀ। ਭਾਤਿ ਭਾਤਿ ਸੋ ਸੇਵਾ ਕਰੀ। 
ਜਬ ਜੋਬਨ ਤਾ ਕੇ ਹੂਹੈ ਆਯੋ। ਤਬ ਰਾਜੇ ਇਹ ਮੌਤ _ਪਕਾਯੋ। ੫। 
ਪੁੰਨੂ _ਪਾਤਿਸਾਹ ਕੌ ਚੀਨੋ। ਪਠੈ ਦੂਤ ਤਾ ਕੋ ਇਕ ਦੀਨੋ। 
ਪੁੰਨੂ ਬਚਨ ਸੁਨਤ ਤਹ _ਆਯੋ। ਰਾਵ ਬ੍ਯਾਹ ਕੋ _ਬਿਵਤ _ਬਨਾਯੋ। ੬। 
ਦੰਹਰਾ 
ਮ੍ਰਿਗੀਅਹਿ ਤੇ ਜਾ ਕੇ _ਸਰਸ ਨੈਨ _ਬਿਰਾਜਤ _ਸ੍ਯਾਮ। 
ਜੀਤਿ ਲਈ ਸਸਿ ਕੀ ਕਲਾ ਯਾ ਤੇ ਸਸਿਯਾ ਨਾਮ। ੭। 
ਚੱਪਣਾ 
ਪੁਰ ਕੇ ਲੋਕ ਸਕਲ ਮਿਲਿ ਆਏ। _ਭਾਤਿ ਭਾਤਿ ਬਾਦਿਤੁ _ਬਜਾਏ। 
ਮਿਲਿ ਮਿਲ ਗੀਤ ਸਭੈ ਸੁਭ _ਗਾਵਹਿ। _ਸਸਿਯਹਿ ਹੇਰਿ ਸਭੈ ਬਲਿ _ਜਾਵਹਿ। ੮। 


ਦਹਰਾ 
ਨਾਦ _ਨਫੀਰੀ ਕਾਨ੍ਹਰੇ ਦੁੰਦਭਿ _ਬਜੇ _ਅਨੇਕ। 
ਤੁਰਨਿ ਬ੍ਰਿਧਿ ਬਾਲਾ ਜਿਤੀ ਗ੍ਰਿਹਿ ਮਹਿ ਰਹੀ ਨ _ਏਕ। ੯। 


ਚੱਪਣਾ 
ਅਬਲਾ _ਰਹੀ ਧਾਮ ਕੋਊ ਨਾਹੀ। ਹੇਰਿ ਰੂਪ ਦੁਹੂੰਅਨ ਬਲਿ ਜਾਹੀ। 
ਇਹ ਭੀਤਰ ਪੁੰਨੂ ਕਹੁ ਕੋ_ਹੈ। ਸਬਜ ਧਨੁਖ ਜਾਕੇ ਕਰ ਸੋਹੈ। ੧0। 


ਨਵੀਯਾ 
ਢੋਲ ਮਿਦੰਗ _ਬਜੇ ਸਭ ਹੀ ਘਰ ਯੌ ਪੁਰ ਆਜੁ _ਕੁਲਾਹਲ ਭਾਰੀ। 
ਗਾਵਤ ਗੀਤ _ਬਜਾਵਤ ਤਾਲ _ਦਿਵਾਵਤ ਆਵਤਿ _ਨਾਗਰਿ _ਗਾਰੀ। 


ਚਰਿਤ੍ਰ ਪਾਖਿਆਨ ੩੯੭ 


ਇਕ ਦਿਨ ਸ੍ਰੀ ਕਪਿਲ ਮੁਨੀ ਕਿਸੇ ਥਾਂ ਤੇ ਗਏ। (ਉਹ ਇਕ) ਅਪੌਂਛਰਾ ਨੂੰ ਵੇਖ ਕੇ 


ਚ = 


ਉਸ ਦੇ ਵਸ ਵਿਚ ਹੋ ਗਏ। ਹੇ ਸੁਜਾਨ (ਰਾਜੇ!) ਤੁਸੀਂ ਉਹ (ਕਥਾ) ਸੁਣੋ।੧। ਰੰਭਾ ਨਾਂ ਦੀ 


ਚਲੀ ਗਈ।੩। 
ਚੱਪਾਣ 

(ਉਹ) ਕਨਿਆ ਰੁੜ੍ਹਦਿਆਂ ਰੁੜ੍ਹਦਿਆਂ ਉਥੇ _ਆ ਪਹੁੰਚੀ ਜਿਥੇ _ਅਗੇ ਸਿੰਧ _(ਖੇਤਰ) 
ਦਾ ਰਾਜਾ (ਰਹਿੰਦਾ) _ਸੀ। ਬੁਹਮਦੱਤ (ਰਾਜੇ) ਨੇ ਉਸ _(ਕੈਨਿਆ) ਨੂੰ _ਔਖਾਂ ਨਾਲ _ਵੇਖਿਆ। 
ਉਸ ਨੂੰ (ਨਦੀ ਵਿਚੋਂ) ਕਢਵਾ ਕੇ ਧੀ ਬਣਾ ਕੇ _ਪਾਲਿਆ।੪। 

ਉਸ ਦਾ ਨਾਂ 'ਸਸਿਯਾ” (ਸਸੀ) ਰਖਿਆ ਅਤੇ ਭਾਂਤ ਭਾਂਤ ਨਾਲ ਉਸ ਦੀ ਸੇਵਾ ਕੀਤੀ। 
ਜਦ _ਉਹ _ਜੋਬਨਵਤੀ ਹੋ ਗਈ _ਤਦ ਰਾਜੇ ਨੇ _ਇਸ ਤਰ੍ਹਾਂ _ਸੋਚਿਆ।੫। 

(ਉਸ ਲਈ ਵਰ ਵਜੋਂ) ਪੁੰਨੂੰ ਰਾਜੇ ਨੂੰ ਸੋਚਿਆ ਅਤੇ ਉਸ ਵਲ ਇਕ ਦੂਤ ਨੂੰ ਭੇਜ 


ਦਿੱਤਾ। ਪੁੰਨੂੰ ਬਚਨ ਸੁਣ ਕੇ ਉਥੇ ਆਇਆ ਅਤੇ ਰਾਜੇ ਨੇ ਵਿਆਹ ਦੀ ਵਿਉਂਤ ਬਣਾਈ।੬। 
ਦੰਹਾਰਾ 

ਕਾਲੇ ਨੈਣ _ਹਿਰਨੀ ਵਾਂਗ ਸੁਸ਼ੋਭਿਤ ਸਨ, ਉਸ ਨੇ ਚੰਦੂਮਾ ਦੀ ਕਲਾ 
ਇਸ ਲਈ ਉਸ ਦਾ ਨਾਮ 'ਸਸਿਯਾ” ਸੀ।੭। 


ਜਿਸ ਦੇ ਸੁੰਦਰ 
ਨੂੰ _ਜਿਤ ਸੀ, 


ਉਥੇ ਆ ਗਏ। 


ਨਗਰ ਦੇ ਸਾਰੇ ਲੋਕ ਭਾਂਤ ਭਾਂਤ ਦੇ ਵਾਜੇ ਵਜਾਉਂਦੇ ਹੋਏ ਮਿਲ ਕੇ 
ਵੇਖ ਕੇ ਸਾਰੇ ਨਿਛਾਵਰ ਹੁੰਦੇ 


ਸਭ ਮਿਲ ਕੇ ਸ਼ੁਭ _ਗੀਤ _ਗਾ ਰਹੇ ਸਨ ਅਤੇ _ਸਸਿਯਾ ਨੂੰ 
ਸਨ।੮। 
ਦੰਹਰਾ” 

ਅਨੇਕ _ਨਾਦ, _ਨਫ਼ੀਰੀ, _ਕਾਨੜੇ _ਅਤੇ ਨਗਾਰੇ ਵਜਦੇ _ਸਨ। ਜਵਾਨ, ਬਿਰਧ, _ਬਾਲਿਕਾ 
ਜਿਤਨੀਆਂ ਵੀ ਸਨ, ਇਕ ਵੀ ਘਰਾਂ ਵਿਚ ਨ ਰਹੀ (ਸਭ ਉਸ ਨੂੰ ਵੇਖਣ ਲਈ ਆ 
ਗਈਆਂ)।੯। 
ਚੱਪਾਣ 

ਕੋਈ ਵੀ ਇਸਤਰੀ ਘਰ ਵਿਚ ਨ ਰਹੀ। ਦੋਹਾਂ (ਪੁਨੂੰ ਅਤੇ ਸਸਿਯਾ) ਦੀ ਸੁੰਦਰਤਾ 
ਵੇਖ ਕੇ ਬਲਿਹਾਰੀ ਜਾ ਰਹੀਆਂ ਸਨ। ਇਨ੍ਹਾਂ ਵਿਚੋਂ ਪੁੰਨੂੰ ਕਿਹੜਾ ਹੈ? (ਉੱਤਰ) ਜਿਸ ਦੇ ਹੱਥ 
ਵਿਚ ਹਰੇ ਰੰਗ _ਦਾ ਧਨੁਸ਼ ਸੋਭ ਰਿਹਾ ਹੈ।੧0। 
੭ਾਵੰਯਾ 

ਢੋਲ ਅਤੇ _ਮਿਿਦੰਗ ਸਾਰਿਆਂ ਦੇ ਘਰਾਂ ਵਿਚ ਵਜ ਰਹੇ ਸਨ, ਇਸ ਨਗਰ _ਵਿਚ 
ਸ਼ੋਰ ਸ਼ਰਾਬਾ _ਹੈ। _ਸ਼ਹਿਰਨਾਂ ਗੀਤ _ਗਾਉੱਦੀਆਂ _ਸਨ, ਤਾੜੀਆਂ _ਵਜਾਉ'ਦੀਆਂ ਸਨ 
ਗਾਲ੍ਹੀਆਂ ਦਿੰਦੀਆਂ ਆ ਰਹੀਆਂ __ਸਨ। _ਇਕੋ ਵਾਰ _ਹੀ ਹਜ਼ਾਰਾਂ _ਭੇਰੀਆਂ ਵਜ _ਉਠੀਆਂ 


0੨੧੨ 


ਖ਼ੂਬ 
ਅਤੇ 
ਸਨ 


੩੮੯੮ 


ਸੀ _ਦਸਮ-ਗ੍ੰਥ _ਸਾਹਿਬ 


ਬਜੀ ਇਕ _ਬਾਰ ਮਹਾ ਛਬਿਯਾਰ _ਹਸੈ ਮਿਲਿ ਨਾਰੀ। 
ਕਹੇ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ _ਤਿਹਾਰੀ।੧੧। 


ਛੈਲਨਿ ਛੈਲ _ਛਕੇ _ਚਹੂੰ _ਓਵਨ ਗਾਵਤ ਗੀਤ _ਸੁਹਾਵਤ ਨੀਕੇ। 
ਰਾਜ ਕੋ ਰੂਪ ਲਖੋ ਅਤਿ ਹੀ ਗਨ ਰਾਜਨ ਕੇ ਸਭ _ਲਾਗਤ ਫੀਕੇ। 
ਯੌ _ਮੁਸਕਾਹਿ ਕਹੈ ਮਨ ਮਾਹਿ ਸਭੇ ਬਲਿ ਜਾਹਿ ਪਿਯਾਰੀ ਕੇ ਪੀ ਕੇ। ੧੩। 


ਨ੍ਹਿਪ ਰਾਜ ਸੁ ਰਾਜਤ ਹੈ ਤਿਨ ਮੋ ਲਖਿ ਯੌ ਉਪਮਾ ਉਪਜੀ _ਮਨ_ਮੈ। 
ਹੈ ਸੁ ਮਨੋ ਨਿਸਿ ਰਾਜ ਨਛਤ੍ਰਨ ਕੇ ਗਨ ਮੈ। ੧੪। 


ਕੇ ਸੰਖ ਸੁਰੇਸ ਕੇ ਆਵਜ ਸੂਰ ਕੇ ਨਾਦ ਸੁਨੈ ਦਰਵਾਜੇ। 
ਕੇ ਮੁਰਲੀ ਮਧੁਰੀ ਧੁਨਿ ਦੇਵਨ ਕੇ ਬਹੁ ਦੁੰਦਭਿ ਬਾਜੇ। 
ਕੇ ਜੋਗ ਮਹੇਸਨ ਕੇ ਮੁਖ ਮੰਗਲ ਕੇ ਗ੍ਰਿਹ ਮੰਦਲ ਰਾਜੇ। 
ਬ੍ਯਾਹ ਤਹੀ ਨ੍ਰਿਪ ਰਾਜ _ਤਬੈ ਅਤਿ ਆਨੰਦ ਕੇ ਅਤਿ ਆਨਕ _ਬਾਜੇ। _੧੫। 


ਬ੍ਯਾਹ ਭਯੋ ਜਬ ਹੀ ਇਹ ਸੋ ਤਬ ਬਾਤ ਸੁਨੀ ਨ੍ਰਿਪ ਕੀ ਬਰ ਨਾਰੀ। 
ਚੌਕਿ ਰਹੀ ਅਤਿ ਹੀ ਚਿਤ ਮੈ ਕਛੂ ਔਰ ਹੁਤੀ ਅਬ ਔਰ ਬਿਚਾਰੀ। 
ਮੌਤੂ ਕਰੇ ਲਿਖਿ ਜੰਤੂ ਘਨੇ ਅਰੁ ਤੰਤ੍ਰਨ ਸੋ ਇਹ ਬਾਤ ਸੁਧਾਰੀ। 

ਲਾਗੀ _ਉਚਾਟ ਰਹੇ ਚਿਤ ਮੈ ਕਬਹੂੰ ਨ ਸੁਹਾਇ ਪਿਯਾ ਕੋ _ਪਿਆਰੀ। _੧੬। 


ਚੱਪਣਾ 
ਯੌ _ਉਚਾਟ ਅਤਿ ਹੀ ਤਿਹ ਲਾਗੀ। ਨੀਦ _ਭੂਖਿ ਸਿਗਰੀ ਹੀ ਭਾਗੀ। 
ਸੋਤ ਉਠੈ ਚਕਿ ਕਛੁ ਨ ਸੁਹਾਵੈ। ਗ੍ਰਿਹ ਕੋ _ਛੋਰਿ ਬਾਹਰੋ ਧਾਵੈ। ੧੭। 
ਦੰਹਰਾ 
ਤਬ ਸਸਿਯਾ ਅਤਿ ਚਮਕਿ ਚਿਤ ਤਾ ਕੌ ਕਿਯੋ ਉਪਾਇ। 
ਸਖੀ _ਜਿਤੀ ਸ੍ਯਾਨੀ ਹੁਤੀ ਤੇ ਸਭ ਲਈ _ਬੁਲਾਇ। _੧੮। 


ਚਰਿਤ੍ਰ ਪਾਖਿਆਨ ੩੯੯ 


ਛਬੀਲੀਆਂ ਇਸਤਰੀਆਂ ਮਿਲ ਕੇ _ਹਸ ਰਹੀਆਂ ਸਨ। (ਸਾਰੀਆਂ) ਅਸੀਸ 
ਅਤੇ ਕਹਿੰਦੀਆਂ ਸਨ! ਹੇ ਜਗਦੀਸ਼! ਤੇਰੀ (ਬਣਾਈ ਹੋਈ) ਇਹ ਜੋੜੀ 
ਚੌਹਾਂ ਯੂਗਾਂ ਤਕ _ਜੀਉ'ਦੀ _ਰਹੇ।੧੧। 


ਰਾਜੇ ਦੇ ਆਪਾਰ ਰੂਪ ਨੂੰ ਵੇਖ ਕੇ ਨਗਰ _ਵਾਸੀਆਂ (ਦੇ ਮਨ ਵਿਚ) ਬਹੁਤ ਅਧਿਕ 
ਸੁਖ ਧੈਦਾ ਹੋ _ਗਿਆ। ਨਰ ਨਾਰੀਆਂ ਦੀ ਭੀੜ _ਲਗ ਗਈ ਅਤੇ _ਸਭ ਨੇ _ਆਪਣੇ ਸੰਤਾਪ 
ਖ਼ਤਮ _ਕਰ _ਦਿੱਤੇ। (ਪਿਛਲੇ ਜਨਮਾਂ ਦੇ) ਪੂਰਨ ਪੁੰਨਾਂ ਦੇ ਪ੍ਰਤਾਪ ਕਰ ਕੇ (ਉਨ੍ਹਾਂ ਨੂੰ) ਮਨ 
ਭਾਉਂਦਾ ਮਿਤਰ ਪਿਆਰਾ ਮਿਲਿਆ ਹੈ। ਆਉਂਦਿਆਂ ਜਾਂਦਿਆਂ ਮਨ ਵਿਚ (ਇਹੀ) ਕਹਿੰਦੇ] 


ਹੇ _ਬਾਲਿਕਾ! ਤੇਰਾ ਪਿਆਰਾ ਪਤੀ ਜੀਉਂਦਾ _ਰਹੇ।੧੨। 


ਮਨ ਵਿਚ ਆਨੰਦ ਵਧਾ ਕੇ ਕੁੜੀਆਂ ਨੇ _ਬਰਾਤੀਆਂ ਉਤੇ ਕੇਸਰ ਛਿੜਕਿਆ। 
ਇਸਤਰੀਆਂ ਅਤੇ ਮਰਦ ਬਹੁਤ ਪ੍ਰਸੰਨ ਸਨ ਅਤੇ ਚੌਹਾਂ ਪਾਸਿਆਂ ਤੋਂ ਗੀਤ ਗਾਉਂਦੇ ਹੋਏ 
ਬਹੁਤ ਸੋਹਣੇ ਲਗ ਰਹੇ _ਸਨ। ਰਾਜੇ (ਭਾਵ! ਪੁੰਨੂੰ) ਦਾ ਰੂਪ ਵੇਖ ਕੇ ਲੋਕਾਂ ਨੂੰ (ਬਾਕੀ) ਸਭ 
ਰਾਜਿਆਂ ਦਾ (ਰੂਪ) ਫਿਕਾ ਲਗਦਾ ਸੀ। (ਉਹ) ਸਾਰੇ ਹੱਸ ਕੇ ਮਨ ਵਿਚ ਇੰਜ ਕਹਿੰਦੇ ਸਨ 


ਕਿ ਪਿਆਰੀ (ਰਾਜ ਕੁਮਾਰੀ) ਦੇ ਪ੍ਰੀਤਮ ਤੋਂ ਵਾਰੇ ਵਾਰੇ ਜਾਈਏ।੧੩। 

(ਸ਼ਗਨ ਵਜੋਂ) ਸੱਤ _ਸੁਹਾਗਣਾਂ ਵਟਣਾ ਲੈ ਕੇ ਪਿਆਰੇ ਦੇ ਸ਼ਰੀਰ ਉਤੇ _ਮਲਦੀਆਂ 
ਸਨ ਅਤੇ ਇਸਤਰੀਆਂ (ਉਸ ਨੂੰ) ਵੇਖ ਕੇ ਉਸੇ ਛਿਣ ਲਾਲਚਾ ਕੇ ਬੇਹੋਸ਼ ਹੋ ਰਹੀਆਂ _ਸਨ। 
ਉਨ੍ਹਾਂ ਵਿਚ ਰਾਜੇ ਨੂੰ ਸ਼ੋਭਦਾ ਵੇਖ ਕੇ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ 
ਹੋਈ ਮਾਨੋ ਚੰਦੂਮਾ ਪੂਰੀ _ਸਜ-ਧਜ _ਨਾਲ ਤਾਰਿਆਂ ਵਿਚ _ਸ਼ੋਭ _ਰਿਹਾ _ਹੋਵੇ।੧੪। 

ਸਿੰਧ (ਪ੍ਰਦੇਸ਼ ਦੇ) ਰਾਜੇ ਦੇ ਦੁਆਰ ਤੇ ਇੰਦਰ ਅਤੇ ਸੂਰਜ (ਦੇਵਤਾ ਦੇ) ਸੰਖਾਂ ਅਤੇ 
ਵਾਜਿਆਂ ਦੀ ਆਵਾਜ਼ ਸੁਣਾਈ ਪੈਂਦੀ ਸੀ। ਮੁਰਲੀ ਦੀ ਮਿੱਠੀ ਮਿੱਠੀ ਆਵਾਜ਼ ਦੀਆਂ ਲਹਿਰਾਂ 
ਉਠ ਰਹੀਆਂ _ਸਨ ਅਤੇ ਦੇਵਤਿਆਂ ਦੇ ਨਗਾਰੇ ਵਜ ਰਹੇ _ਸਨ। ਰਾਜੇ ਦੇ ਘਰ ਜਿਤ ਦੇ 
ਨਗਾਰੇ _ਵਜ ਰਹੇ ਸਨ ਅਤੇ ਮੂੰਹ ਤੋਂ _ਮੰਗਲਮਈ ਧੁੰਨਾਂ ਵਾਲੇ ਵਾਜੇ ਵਜ _ਰਹੇ _ਸਨ। ਰਾਜੇ 
ਦਾ ਵਿਆਹ ਹੁੰਦਿਆਂ ਹੀ ਬਹੁਤ ਆਨੰਦ-ਦਾਇਕ ਵਾਜੇ ਵੱਜਣ ਲਗੇ _ਸਨ।੧੫। 

ਜਦੋਂ ਇਧਰ (ਪੁੰਨੂੰ ਦਾ) ਵਿਆਹ _(ਸਸਿਯਾ ਨਾਲ) ਹੋ_ ਗਿਆ ਤਾਂ (ਪੰਨੂ) ਰਾਜੇ ਦੀਆਂ 
(ਪਹਿਲੀਆਂ) ਪਤਨੀਆਂ ਨੇ _ਗੱਲ _ਸੁਣੀ। ਉਹ ਚਿਤ ਵਿਚ ਹੈਰਾਨ ਹੋਂ _ਗਈਆਂ। ਪਹਿਲਾਂ 
ਕੁਝ _ਹੋਰ ਸਨ, ਹੁਣ ਹੋਰ ਹੋ ਗਈਆਂ (ਅਰਥਾਤ! ਨਵੀਂ _ਸੌਂਕਣ ਨੂੰ ਸਹਿਣ ਤੋਂ ਸੰਕੋਚ 
ਕਰਨ _ਲਗੀਆਂ)। ਕਈ ਮੌਤ ਪੜ੍ਹੇ, ਕਿਤਨੇ ਜੰਤਰ ਲਿਖੇ ਅਤੇ ਤੰਤੁ _ਕਰ ਕੇ ਇਹ ਵਿਚਾਰ 
ਕੀਤਾ ਕਿ (ਨਵੀਂ ਵਿਆਹੀ ਹੋਈ) ਪ੍ਰੀਤਮਾ _ਸਦਾ _ਉਦਾਸ ਰਹੇ ਅਤੇ ਆਪਣੇ ਪ੍ਰੀਤਮ ਨੂੰ 
ਪਿਆਰੀ ਨ _ਲਗੇ।੧੬। 
ਜੱਪਣਾ 

ਇਸ ਤਰ੍ਹਾਂ ਉਸ _(ਸਸਿਯਾ) ਉਤੇ ਉਦਾਸੀ ਪਸਰ _ਗਈ ਅਤੇ ਸਾਰੀ ਨੀਂਦਰ ਅਤੇ ਭੁਖ 


ਖ਼ਤਮ ਹੋ _ਗਈ। ਸੁਤੀ ਹੋਈ ਹੈਰਾਨ ਹੋ ਕੇ ਉਠ _ਖੜੋਂਦੀ ਅਤੇ ਕੁਝ ਵੀ ਚੰਗਾ ਨ __ਲਗਦਾ। 
ਘਰ ਨੂੰ ਛਡ ਕੇ ਬਾਹਰ ਨੂੰ _ਭਜਦੀ।੧੭। 
ਦੰਹਰਾ 


ਸਸਿਯਾ ਨੇ _ਚਿਤ ਵਿਚ ਤਿੜਕ ਕੇ ਇਸ ਦਾ ਉਪਾ ਕੀਤਾ ਅਤੇ _ਜਿਤਨੀਆਂ 
ਸਿਆਣੀਆਂ _ਸਖੀਆਂ _ਸਨ, _ ਉਨ੍ਹਾਂ ਸਾਰੀਆਂ ਨੂੰ ਬੁਲਾ _ਲਿਆ।੧੮। 


੪00 


ਸੀ _ਦਸਮ-ਗ੍ੰਥ _ਸਾਹਿਬ 


ਦੱਖਣ? 
ਤਬ _ਸਖਿਯਨ _ਯਹ _ਕਿਯੌ _ਉਪਾਈ। ਜੰਤਰ ਮੰਤੁ _ਕਰਿ ਲਯੋ _ਬੁਲਾਈ। 
ਸਸਿਯਾ ਸੰਗ ਪ੍ਰੇਮ ਅਤਿ ਭਯੋ। _ਪਹਿਲੀ ਤ੍ਰਿਯ ਪਰਹਰਿ ਕਰਿ ਦਯੋ। ੧੯। 
ਭਾਤਿ ਭਾਤਿ ਤਾ ਸੋ ਰਤਿ ਮਾਨੈ। ਬਰਸ ਦਿਵਸ ਕੋ ਇਕ ਦਿਨ ਜਾਨੈ। 
ਤਾ ਪਰ ਮਤ ਅਧਿਕ ਨ੍ਰਿਪ ਭਯੋ। ਗ੍ਰਿਹ ਕੋ ਰਾਜ _ਬਿਸਰਿ ਸਭ _ਗਯੋ। ੨0। 


ਦੰਹਰਾ 
ਏਕ _ਤਰੁਨਿ ਦੂਜੇ ਚਤੁਰਿ _ਤਰੂਨ ਤੀਸਰੇ _ਪਾਇ। 
ਚਹਤ _ਲਗਾਯੋ __ਉਰਨ ਸੋ ਛਿਨਕਿ ਨ ਛੋਰਿਯੋ ਜਾਇ। ੨੧ 


ਚੱਪਲਾਂ 


ਰੈਨਿ ਦਿਵਸ ਤਾ ਸੋ ਰਤਿ ਮਾਨੈ। ਪ੍ਰਾਨਨ ਤੇ ਪ੍ਯਾਰੋਂ ਪਹਿਚਾਨੈ। 
ਲਾਗੀ ਰਹਤ ਤਵਨ ਕੇ ਉਰ ਸੋ। ਜੈਸੋ ਭਾਤਿ ਮਾਖਿਕਾ ਗੁਰ ਸੋ। ੨੨। 


ਛੈਲਨਿ ਛੈਲ ਛਕੇ ਰਸ ਸੋ ਦੋਊ ਹੇਰਿ ਤਿਨੇ ਮਨ ਮੈ ਬਲਿਜਾਹੀ। 
ਕਾਮਕਸੀ ਸੁ _ਸਸੀ ਸਸਿ ਸੀ _ਛਬਿ ਮੀਤ ਸੋ ਨੈਨ ਮਿਲੇ ਮੁਸਕਾਹੀ। 
ਯੌ _ਡਹਕੀ _ਬਹਕੀ ਛਬਿ ਯਾਰ ਪੀਯਾ_ ਹੂੰ ਕੋ _ਪਾਇ ਪਤੀਜਤ _ਨਾਹੀ। ੨੩। 
ਕਾ/ਲਾਤੁ 
ਜੋਬਨ ਕੇ ਜੋਰ ਜੋਰਾਵਰੀ ਜਾਗੀ ਜਾਲਿਮ ਸੋ ਜਗ 
ਤੇ ਅਨ੍ਯਾਰੀਯੌ _ਬਿਸਾਰੀ ਸੁਧਿ ਚੀਤ _ਕੀ। 
ਨਿਸਿ ਦਿਨ ਲਾਗਿਯੋ ਰਹਿਤ ਤਾ ਸੋ ਛਬਿ ਕੀ ਜ੍ਯੋ 
ਏਕੈ ਹ੍ਹੈ ਗਈ ਸੁ ਮਾਨੋ ਐਸੀ _ਰਾਜਨੀਤ ਕੀ। 
ਅਪਨੇ ਹੀ _ਹਾਥਨ _ਬਨਾਵਤ ਸਿੰਗਾਰ ਤਾ ਕੇ 
ਪਾਸ ਕੀ ਸਖੀ ਨ ਕੀਨ ਨੈਕਕੂ ਪ੍ਰਤੀਤ ਕੀ। 
ਅੰਗ ਲਪਟਾਇ ਮੁਖੁ ਚਾਪਿ ਬਲਿ ਜਾਇ ਤਾ ਕੇ 
ਐਸੋ ਹੀ _ਪਿਯਾਰੀ ਜਾਨੈ ਪ੍ਰੀਤਮ ਸੋ ਪ੍ਰੀਤ ਕੀ। ੨੪੧ 
ਦੰਹਰਾ 


ਨਵੰਯਾ 
ਰੀਝ ਰਹੀ ਅਬਲਾ ਮਨ ਮੈ ਅਤਿ ਹੀ ਲਖਿ ਰੂਪ ਸਰੂਪ ਕੀ ਧਾਨੀ। 
ਸ੍ਯਾਨ ਛੁਟੀ _ਸਿਗਰੀ ਸਭ _ਕੀ _ਲਖਿ ਲਾਲ ਕੋ _ਖਿਯਾਲ ਭਈ _ਅਤਿ ਯਾਨੀ। 


ਚਰਿਤ੍ਰ ਪਾਖਿਆਨ ੪0੧ 


ਜੱਪਣਾ 

ਤਦ ਸਖੀਆਂ ਨੇ ਇਹ ਉਪਾ ਕੀਤਾ ਅਤੇ ਜੰਤੂ ਮੌਤ ਕਰ ਕੇ (ਪੁੰਨੂੰ ਨੂੰ) ਬੁਲਾ ਲਿਆ। 
(ਉਸ ਦਾ) ਸਸਿਯਾ ਨਾਲ ਬਹੁਤ ਪ੍ਰੇਮ ਹੋ__ਗਿਆ ੱ 
ਨੂੰ ਭੁਲਾ _ਦਿੱਤਾ।੧੯। 

(ਉਹ) ਉਸ _ਨਾਲ ਭਾਂਤ ਭਾਂਤ ਦਾ ਪੇਮ ਅਤੇ 
ਜਿਤਨਾ _ਸਮਝਦਾ। _ਉਸ ਵਿਚ _ਰਾਜਾ ਇਤਨਾ ਮਗਨ ਹੋ __ਗਿਆ 
ਸਾਰੇ (ਕੰਮ) ਭੁਲ ਗਿਆ।੨0। 
ਦੰਹਰਾ 

ਇਕ ਇਸਤਰੀ, ਦੂਜੇ ਅਕਲਮੰਦ ਅਤੇ ਤੀਜੇ ਜਵਾਨ ਨੂੰ ਪ੍ਰਾਪਤ ਕਰ ਕੇ (ਉਹ ਸਦਾ) 
ਚਾਹੁੰਦਾ ਕਿ ਛਾਤੀ ਨਾਲ ਲਗੀ ਰਹੇ। (ਉਸ ਨੂੰ) ਛਿਣ ਭਰ ਲਈ ਵੀ ਛਡਿਆ ਨਹੀਂ ਜਾ 
ਸਕਦਾ _ਸੀ।੨੧। 
ਚੱਪਣਾ 

(ਸਸਿਯਾ ਵੀ) ਰਾਤ ਦਿਨ ਉਸ ਨਾਲ ਪ੍ਰੇਮ-ਕੀੜਾ ਕਰਦੀ ਸੀ ਅਤੇ ਪ੍ਰਾਣਾਂ ਤੋਂ ਪਿਆਰਾ 
ਸਮਝਦੀ _ਸੀ। _(ਹਰ ਵੇਲੇ) ਉਸ ਦੀ ਛਾਤੀ ਨਾਲ ਲਗੀ ਰਹਿੰਦੀ ਜਿਸ ਤਰ੍ਹਾਂ _ਮੌਖੀ ਗੁੜ 
ਨਾਲ _(ਚਿਪਕੀ) ਰਹਿੰਦੀ ਹੈ।੨੨। 
ਹਾਵੰਯਾ 

ਪ੍ਰੀਤਮ ਦੇ _ਅਨੂਪਮ ਖ਼ਿਆਲ ਦੇ ਆਣ ਨਾਲ ਹੀ __ਉਹ ਇਸਤਰੀ ਮਨ _ਵਿਚ ਰੀਝ 
ਜਾਂਦੀ। ਉਹ ਦੋਵੇਂ ਇਸਤਰੀ ਅਤੇ ਪੁਰਸ਼ ਪ੍ਰੇਮ ਰਸ ਵਿਚ ਲੀਨ ਰਹਿੰਦੇ (ਅਤੇ ਇਕ ਦੂਜੇ ਨੂੰ) 
ਵੇਖ ਕੇ _ਬਲਿਹਾਰੇ ਜਾਂਦੇ। ਕਾਮ ਦੀ ਖਿਚੀ ਹੋਈ ਉਹ ਸੱਸੀ, ਜਿਸ ਦੀ ਚੰਦੁਮਾ ਵਰਗੀ ਚਮਕ 
ਹੈ, ਮਿਤਰ ਨਾਲ ਨ£ਣ ਮਿਲਣ ਤੇ ਹਸ ਪੈਂਦੀ। ਉਹ (ਸਸਿਯਾ) ਕਮਲੀ ਹੋਈ ਯਾਰ ਦੀ _ਛਬੀ 
ਨੂੰ ਪ੍ਰਾਪਤ ਕਰ ਕੇ _ਤਿਪਤ ਨਹੀਂ _ਹੁੰਦੀ।੨੩। 
ਕਾ/ਠੱਤਾ 
ਦੇ ਜ਼ੋਰ ਨਾਲ ਜ਼ਬਰਦਸਤੀ ਪ੍ਰੀਤ ਜਾਗ ਪਈ ਹੈ (ਜੋ ਉਸ) ਜ਼ਾਲਮ (ਪੁੰਨੂੰ) 
ਤੋਂ ਨਿਆਰੀ ਹੈ, (ਜਿਸ ਕਰ ਕੇ) ਚਿਤ ਦੀ ਸੁੱਧ ਬੁੱਧ ਭੁਲ ਗਈ ਹੈ। ਉਹ 
ਉਸ ਦੀ ਛਬੀ ਵਿਚ ਇੰਜ ਲੀਨ ਰਹਿੰਦੀ ਜਿਵੇਂ (ਰਾਜਾ) ਰਾਜਨੀਤੀ ਵਿਚ ਪੂਰੀ 
ਰਹਿ ਕੇ ਇਕਮਿਕ ਹੋ ਜਾਂਦਾ ਹੈ। ਉਸ (ਪੁੰਨੂੰ) ਦਾ ਸ਼ਿੰਗਾਰ ਆਪ ਹੀ ਕਰਦੀ 
ਅਤੇ _ਨਾਲ _ਦੀਆਂ _ਸਖੀਆਂ ਦੀ ਜ਼ਰਾ ਲੋੜ ਨ _ਸਮਝਦੀ। _ਸ਼ਰੀਰ _('ਅੰਗ”) ਨਾਲ _ਲਿਪਟੀ 
ਰਹਿੰਦੀ ਅਤੇ ਮੁਖ ਘੁਟ ਕੇ ਬਲਿਹਾਰੀ ਜਾਂਦੀ। ਇਸ ਤਰ੍ਹਾਂ ਦੀ ਪ੍ਰੀਤਮ ਨਾਲ ਪ੍ਰੀਤ ਕਰਨ 
ਉਹ ਪਿਆਰੀ ਜਾਣਦੀ _ਸੀ।੨੪। 
ਦੰਹਰਾ 

ਪ੍ਰੀਤਮ ਦਾ ਰੂਪ ਬਹੁਤ ਮਨਮੋਹਕ ਹੈ ਅਤੇ _ਉਸ ਦੇ ਨੈਣ _ਅਣਮੁਲੇ ਹਨ। ਟੇਢੇ ਨੈਣਾਂ 
ਦਾ ਧਨ ਖ਼ਰਚ ਕੇ ਮੇਰੇ ਮਨ ਨੂੰ (ਉਨ੍ਹਾਂ ਨੇ) ਮੁਲ ਖ਼ਰੀਦ ਲਿਆ ਹੈ।੨੫। 


ਨਵੀਯਾ 
ਉਹ ਇਸਤਰੀ (ਸਸਿਯਾ) ਉਸ ਰੂਪ ਦੇ ਖੁਜ਼ਾਨੇ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ 


ਸੀ। ਪੁੀਤਮ ਦਾ ਖਿਆਲ ਕਰਦਿਆਂ ਹੀ ਸਭ _(ਸਖੀਆਂ) ਦੀ ਸਾਰੀ ਸਿਆਣਪ ਅਣਜਾਣ 


੪0੨ 


ਸੀ _ਦਸਮ-ਗ੍ੰਥ _ਸਾਹਿਬ 


ਲਾਜ _ਤਜੀ _ਸਜਿ _ਸਾਜ ਸਭੈ ਲਖਿ _ਹੇਰਿ ਰਹੀ _ਸਜਨੀ ਸਭ _ਸ੍ਯਾਨੀ। 
ਹੌ ਮਨ ਹੋਰਿ ਰਹੀ ਨ ਹਟਿਯੋ ਬਿਨੁ ਦਾਮਨ ਮੀਤ ਕੇ ਹਾਥ _ਬਿਕਾਨੀ।੨੬। 


੭ਸਯਾ ਥਾਲ 
ਅੰਗ ਸਭੈ ਬਿਨੁ ਸੰਗ ਸਖੀ ਸਿਵ ਕੋ _ਅਰਿ ਆਨਿ ਅਨੰਗ ਜਗ੍ਯੋ। 
ਤਬ ਤੇ ਨ ਸੁਹਾਤ ਕਛੂ ਮੁਹਿ ਕੋ ਸਭ ਖਾਨ ਔ ਪਾਨ ਸਿਯਾਨ ਭਗ੍ਯੋ। 
ਝਟਕੌ ਪਟਕੌ ਚਿਤ ਤੇ ਝਟ ਦੈ ਨ ਛੂਟੇ ਇਹ ਭਾਤਿ ਸੋ ਨੇਹ ਲਗ੍ਯੋ। 
ਬਲਿ ਹੌ ਜੁ ਗਈ ਠਗ ਕੌ ਠਗਨੈ ਠਗ ਮੈ ਨ ਨਗ੍ਯੋ ਠਗ ਮੋਹਿ ਠਗ੍ਯੋ। ੨੭। 


ਕਾ/ਭਾਤ 

ਦੇਖੇ ਮੁਖ ਜੀਹੌ ਬਿਨੁ ਦੇਖੋ ਪਿਯ ਹੂੰ ਨ ਪਾਣੀ 
ਤਾਤ ਮਾਤ ਤ੍ਯਾਗ ਬਾਤ _ਇਹੇ ਹੈ ਪ੍ਰਤੀਤ ਕੀ। 
ਐਸੋ ਪੁਨ ਲੈਹੌ ਪਿਯ ਕਹੈ ਸੋਈ ਕਾਜ ਕੈਹੋ 

ਅਤਿ ਹੀ _ਰਿਝੈਹੌ _ਯਹੈ _ਸਿਛਾ _ਰਾਜਨੀਤ ਕੀ। 

ਜੋ ਕਹੈ ਬਕੈਹੌ ਕਹੈ ਪਾਨੀ ਭਰਿ ਆਨਿ ਦੈਹੌ 

ਹੇਰੇ ਬਲਿ ਜੈਹੌ ਸੁਨ ਸਖੀ ਬਾਤ ਚੀਤ ਕੀ। 

ਲਗਨ _ਨਿਗੌਡੀ ਲਾਗੀ ਜਾ _ਤੈ ਨੀਦ ਭੂਖਿ ਭਾਗੀ 
ਪ੍ਯਾਰੋਂ ਮੀਤ ਮੇਰੋ ਹੋ _ਪਿਯਾਰੀ ਅਤਿ ਮੀਤ ਕੀ। ੨੮। 


ਚੱਪਣਾ 
ਯਹ ਸਭ _ਬਾਤ ਤਵਨ ਸੁਨਿ ਪਾਈ। ਪਹਿਲੇ _ਬ੍ਯਾਹਿ ਧਾਮ ਸੈ ਆਈ। 
ਯਾ ਸੋ ਪ੍ਰੀਤਿ ਸੁਨਤ ਰਿਸਿ ਭਰੀ। ਮਸਲਤ ਜੋਰਿ ਸੂਰ ਨਿਜੁ ਕਰੀ। ੨੯। 


ਜਨਮੇ ਕੁਅਰਿ ਬਾਪ ਕੇ ਰਹੀ। ਹ੍ਹੈ ਬੇਰਕਤ _ਮੇਖਲਾ _ਗਹੀ। 
ਘਾਤ ਆਪਣੇ ਪਤ ਕੋ ਕਰਿਹੋ। ਸੁਤ ਕੇ ਛਤਰ ਸੀਸ ਪਰ ਧਰਿਹੋ। ੩0। 


ਜਨੁ ਗ੍ਰਿਹ ਛੋਰਿ ਤੀਰਥਨ ਗਈ। ਮਾਨਹੁ _ਰਹਤ ਚੰਦੂ _ਬੂਤ _ਭਈ। 
ਯਾ ਸੁਹਾਗ ਤੇ _ਰਾਂਡੈ ਨੀਕੀ। ਯਾ ਕੀ ਲਗਤ ਰਾਜੇਸੂਰਿ ਫੀਕੀ। ੩੧। 


ਦੰਹਰਾ 
ਸਿ ਹਨੈ ਹਮਰੇ ਪਤਿ ਕੋ ਕੋਇ। 
ਤੋ ਸੁਨਿ ਕੈ ਸਸਿਯਾ ਮਰੇ ਜਿਯਤ ਨ ਬਚਿ ਹੈ ਸੋਇ। ੩੨। 


ਚੱਪਲਾਂ 


ਬੈਠ ਮੰਤ੍ਰ ਤਿਨ ਯਹੈ _ਪਕਾਯੋ। _ਅਮਿਤ ਦਰਬੁ ਦੈ ਦੂਤ _ਪਠਾਯੋ। 
ਖਿਲਤ ਅਖੇਟਕ ਰਾਵ ਜਬੈ ਹੈ। ਤਬ ਮੇਰੋ ਉਰ ਮੈ ਸਰ ਥਖੈਹੈ। ੩੩। 


ਚਰਿਤ੍ਰ ਪਾਖਿਆਨ ੪0੩ 


ਖੁਣੇ ਵਿਚ ਬਦਲ _ਗਈ। ਸਭ ਤਰ੍ਹਾਂ ਦੇ ਸਾਜ-ਸਜਾ ਤੇ ਲਾਜ ਨੂੰ ਤਿਆਗ ਕੇ ਸਾਰੀਆਂ 


ਗੱਨ੍੍‌ਯਾ ਨੇ _/ਨੈਹਾ-- 


ਤੋਂ ਬਿਨਾ ਸਾਰੇ ਅੰਗਾਂ ਵਿਚ ਸ਼ਿਵ ਦਾ ਵੈਰੀ (ਕਾਮ ਦੇਵ) 
ਨਹੀਂ ਲਗਦਾ ਅਤੇ _ਸਾਰਾ ਖਾਣਾ ਪੀਣਾ ਅਤੇ 


ਕਿ ਛੁਟਦਾ ਹੀ ਨਹੀਂ। ਬਲਿਹਾਰੀ ਜਾਵਾਂ, ਮੈਂ ਜੋ ਠਗ 
ਨ ਹ੍ 


(ਮੈਂ) ਉਸ ਦਾ ਮੁਖ ਵੇਖ ਕੇ ਜੀਵਾਂਗੀ ਅਤੇ ਵੇਖੇ ਬਿਨਾ _ਪਾਣੀ ਵੀ ਨਹੀਂ _ਪੀਵਾਂਗੀ, 
ਤਿਆਗ _ਦਿਆਂਗੀ, ਇਹੀ ਭਰੋਸੇ ਦੀ ਗੱਲ ਹੈ। (ਮੈਂ ਤਾਂ) ਅਜਿਹਾ ਪੁਣ 
ਪ੍ਰੀਤਮ ਕਹੇਗਾ, _ਉਹੀ ਕੰਮ ਕਰਾਂਗੀ, (ਉਸ ਨੂੰ) ਬਹੁਤ ਪੂਸੰਨ ਕਰਾਂਗੀ, 
ਇਹੀ ਰਾਜਨੀਤੀ ਦੀ ਸਿਖਿਆ ਹੈ। (ਉਹ) ਜੋ ਕਹੇਗਾ, (ਉਹੀ) ਕਹਾਂਗੀ, ਜੋ ਕਹੇਗਾ ਤਾਂ 
ਪਾਣੀ ਭਰ _ਲਿਆਵਾਂਗੀ, (ਉਸ ਨੂੰ) ਵੇਖ ਕੇ ਬਲਿਹਾਰੀ ਜਾਵਾਂਗੀ, ਹੇ ਸਖੀ! (ਮੇਰੇ) ਚਿਤ ਦੀ 
ਗੱਲ _ਸੁਣ _ਲੈ। (ਉਸ ਨਾਲ) ਭੈੜੀ ਪ੍ਰੀਤ ਦੇ ਲਗਣ ਨਾਲ ਨੀਂਦਰ ਅਤੇ ਭੁਖ _ਚਲੀ ਗਈ 
ਹੈ। (ਉਹ) ਮੇਰਾ ਪਿਆਰਾ ਮਿਤਰ ਹੈ ਅਤੇ (ਮੈਂ ਉਸ) ਮਿਤਰ ਦੀ ਪਿਆਰੀ ਹਾਂ।੨੮। 


ਗੱਲ ਉਸ (ਰਾਣੀ) ਨੇ ਸੁਣ ਲਈ (ਅਤੇ ਸੋਚਣ ਲਗੀ ਕਿ) ਪਹਿਲਾਂ 
' ਇਸ ਘਰ ਵਿਚ ਆਈ ਹਾਂ। ਉਸ ਤੋਂ ਪ੍ਰੀਤ ਦੀ ਗੱਲ ਸੁਣ ਕੇ ਗੁੱਸੇ ਨਾਲ 
ਭਰ ਗਈ ਅਤੇ ਆਪਣੇ ਸੂਰਮੇ _ਇਕੌਠੇ _ਕਰ ਕੇ _ਸਲਾਹ _ਕੀਤੀ।੨੯। 

(ਮੈਂ _ਸਮਝਾਂਗੀ ਕਿ) ਪਿਤਾ ਦੇ ਘਰ ਕੁਆਰੀ ਹੀ ਰਹੀ ਹਾਂ, (ਜਾਂ) ਬੈਰਾਗਣ ਹੋ 
ਗੋਦੜੀ ਧਾਰਨ _ਕਰ _ਲਵਾਂਗੀ। ਆਪਣੇ ਪਤੀ ਦਾ ਕਤਲ ਕਰ _ਦਿਆੰਗੀ _ਅਤੇ ਪੁੱਤਰ 
ਸਿਰ ਤੇ ਰਾਜ ਛਤੁ _ਧਰਾਂਗੀ।੩0। 

ਜਾਂ ਘਰ ਛਡ ਕੇ ਤੀਰਥਾਂ ਉਤੇ ਚਲੀ ਜਾਵਾਂਗੀ ਮਾਨੋ ਚੰਦੂਬੁਤ ਧਾਰਨ ਕੀਤਾ ਹੋਇਆ 
ਹੋਵੇ। (ਮੈਂ) ਇਸ ਸੁਹਾਗ ਨਾਲੋਂ ਵਿਧਵਾ ਚੰਗੀ ਹਾਂ। ਇਸ ਦਾ _ਰਾਜ-ਐਸ਼ਵਰਜ ਮੈਨੂੰ `ਫਿਕਾ 
ਲਗਦਾ ਹੈ।੩੧। 
ਦੰਹਰਾ 


ਹੁ ਦੇ ਕੇ 
ਵਿਸ਼ਵਾਸ ਦਿਵਾਇਆ ਕਿ) ਜਦੋਂ ਰਾਜਾ ਸ਼ਿਕਾਰ ਖੇਡ ਰਿਹਾ ਹੋਵੇਗਾ 


੪0੪8 


ਸੀ _ਦਸਮ-ਗੁੰਥ _ਸਾਹਿਬ 


ਤਾ ਕੋ ਕਾਲੁ ਨਿਕਟ ਜਬ ਆਯੋ। ਪੁੰਨੂ ਸਾਹ _ਸਿਕਾਰ ਸਿਧਾਯੋ। 
ਜਬ ਗਹਿਰੇ ਬਨ ਬੀਚ _ਸਿਧਾਰਿਯੋ। ਤਨਿ ਧਨੁ ਬਾਨ ਸਤੂ ਤਬ ਮਾਰਿਯੋ। ੩੪। 


ਲਾਗਤ _ਤੀਰ ਬੀਰ _ਰਿਸਿ _ਭਰਿਯੋ। ਤੁਰੈ ਧਵਾਇ ਘਾਇ ਤਿਹ ਕਰਿਯੋ। 
ਤਾ ਕੋ ਮਾਰਿ ਆਪੁ ਪੁਨਿ ਮਰਿਯੋ। ਸੁਰ ਪੁਰ ਮਾਝਿ _ਪਯਾਨੋ ਕਰਿਯੋ। _੩੫। 


ਦਹਾਰਾ 
ਮਾਰਿ ਤਵਨ ਕੋ ਰਾਵ ਜੀ ਪਰਿਯੋ ਧਰਨਿ ਪਰ ਆਇ। 
ਭ੍ਰਿਤਨ ਨਿਕਟ ਪਹੂੰਚਿ ਕੈ ਲਯੋ _ਗਰੇ ਸੋ _ਲਾਇ। ੩੬। 
ਚੱਪਾਣ? 
ਐਸੋ ਹਾਲ _ਚਾਕਰਨ _ਭਯੋ। _ਜਨੁਕ _ਧਨੀ ਨ੍ਰਿਧਨੀ ਹ੍ਹੈ ਗਯੋ। 


ਵੇ 


ਨ੍ਹਿਪ ਦੈ ਕਹਾ ਧਾਮ ਹਮ ਜੈਹੈ। ਕਹਾ ਰਾਨਿਯਹਿ _ਬਕਤਰ ਦਿਥੈ ਹੈ। ੩੭। 


ਨਭ _ਬਾਨੀ ਤਿਨ ਕੋ ਤਬ ਭਈ। ਭ੍ਰਿਤ ਸੁਧਿ ਕਹਾ ਤੁਮਾਰੀ ਗਈ। 
ਜੋਧਾ ਬਡੋ ਜੂਝਿ ਜਹ ਜਾਵੈ। ਰਨ ਛਿਤ ਤੇ ਤਿਨ ਕੌਨ ਉਚਾਵੈ। ੩੮। 
ਦੰਹਰਾ 
ਤਾ ਤੇ ਯਾ ਕੀ ਕਬਰ ਖਨਿ ਗਾਡਹੁ ਇਹੀ ਬਨਾਇ। 
ਅਸੂ ਬਸਤ੍ਰ ਲੈ ਜਾਹੁ ਘਰ ਦੇਹੁ ਸੈਦੇਸੋ ਜਾਇ। ੩੯। 
ਬਾਨੀ ਸੁਨਿ _ਗਾਡਿਯੋ ਤਿਸੈ ਭਏ ਪਵਨ ਭ੍ਰਿਤ _ਭੇਸ। 
ਅਸੂ ਬਸਤ੍ਰ ਲੈ ਲਾਲ ਕੇ _ਬਾਲਹਿ ਦਯੋ ਸੈਦੇਸ। ੪0। 


ਚੱਪਲਾਂ 
ਬੈਠੀ _ਬਾਲ _ਜਹਾ _ਬਡਭਾਗੀ। _ਚਿਤ _ਚੋਰ _ਕੀ _ਚਿਤਵਨਿ _ਲਾਗੀ। 
ਤਬ ਲੌ ਖਬਰਿ ਚਾਕਰਨ _ਦਈ। _ਅਰੁਨ ਹੁਤੀ ਪਿਯਰੀ ਹੈ _ਗਈ। _੪੧। 


ਦੰਹਰਾ 
ਚੜਿ _ਬਿਵਾਨ ਤਹ ਤ੍ਰਿਯ ਚਲੀ ਜਹਾ ਹਨ੍ਯੋ _ਨਿਜੁ _ਪੀਯ। 
ਕੈ ਲੈ ਐਹੈ ਪੀਯ ਕੌ ਕੈ ਤਹ ਦੈਹੌ ਜੀਯ। ੪੨। 


ਚੱਪਣਾ 
ਚਲੀ ਚਲੀ ਅਬਲਾ _ਤਹ _ਆਈ। _ਦਾਬਿਯੋ ਜਹਾ _ਮੀਤ _ਸੁਖਦਾਈ। 
ਕਬਰਿ _ਨਿਹਾਰਿ ਚਕ੍ਰਿਤ ਚਿਤ ਭਈ। ਤਾਹੀ ਬਿਖੈ ਲੀਨ ਹ੍ਹੈ _ਗਈ। _੪੩। 


ਚਰਿਤ੍ਰ ਪਾਖਿਆਨ ੪0੫ 


ਜਦੋਂ ਪੁੰਨੂੰ ਦਾ ਕਾਲ ਨੇੜੇ ਆ ਗਿਆ ਤਾਂ ਉਹ ਸ਼ਿਕਾਰ ਨੂੰ ਚਲਾ _ਗਿਆ। ਜਦ 


(ਉਹ) ਸੰਘਣੇ ਬਨ _ਵਿਚ ਪਹੁੰਚਿਆ ਤਾਂ ਵੈਰੀ ਨੇ _ਧਨੁਸ਼ ਖਿਚ _ਕੇ ਤੀਰ _ਮਾਰਿਆ।੩੪। 

ਸੂਰਮੇ (ਪੁੰਨੂੰ) ਨੂੰ ਤੀਰ ਲਗਦਿਆਂ ਹੀ (ਉਹ) ਕ੍ਰੋਧ ਨਾਲ ਭਰ _ਗਿਆ ਅਤੇ ਘੋੜੇ ਨੂੰ 
ਭਜਾ ਕੇ ਉਸ ਨੂੰ ਮਾਰ ਦਿੱਤਾ। ਉਸ ਨੂੰ ਮਾਰ ਕੇ ਫਿਰ ਆਪ ਮਰ ਗਿਆ ਅਤੇ ਸਵਰਗ 
ਲੋਕ ਵਿਚ ਜਾ ਪਹੁੰਚਿਆ।੩੫। 


ਦੰਹਰਾ” 

ਉਸ ਨੂੰ ਮਾਰ ਕੇ ਰਾਜਾ (ਪੁੰਨੂੰ) ਧਰਤੀ ਉਤੇ ਡਿਗ ਪਿਆ। ਨੌਕਰਾਂ (ਸੇਵਕਾਂ) ਨੇ ਕੋਲ 
ਪਹੁੰਚ ਕੇ _ਉਸ ਨੂੰ ਗਲੇ ਨਾਲ _ਲਗਾ _ਲਿਆ।੩੬। 
ਚੱਪਾਣ 


ਨੌਕਰਾਂ ਦਾ ਅਜਿਹਾ ਹਾਲ ਹੋ ਗਿਆ ਮਾਨੋ (ਅਚਾਨਕ _ਕੋਈ) _ਧਨਵਾਨ _ਨਿਰਧਨ ਹੋ 
ਗਿਆ ਹੋਵੇ। ਰਾਜੇ ਨੂੰ ਦੇ ਕੇ (ਅਰਥਾਤ|| ਮਰਵਾ ਕੇ) ਅਸੀਂ ਘਰ ਕੀ ਜਾਵਾਂਗੇ ਅਤੇ ਰਾਣੀ 
ਨੂੰ ਕੀ ਮੂੰਹ _ਵਿਖਾਵਾਂਗੇ।੩੭। 

ਤਾਂ ਉਨ੍ਹਾਂ ਨੂੰ ਆਕਾਸ਼ਬਾਣੀ ਹੋਈ ਕਿ ਹੇ ਨੌਕਰੋ! ਤੁਹਾਡੀ ਹੋਸ਼ ਕਿਥੇ ਗਈ ਹੈ। ਜੇ 
ਕੋਈ ਵੱਡਾ ਸੂਰਮਾ ਮਾਰਿਆ ਜਾਵੇ, ਤਾਂ ਉਸ ਨੂੰ ਰਣ-ਭੂਮੀ ਵਿਚੋਂ ਕੌਣ ਚੁਕਦਾ ਹੈ?।੩੮। 
ਦੰਹਰਾ 

ਇਸ ਲਈ ਇਸ ਦੀ ਕਬਰ ਪੁਟ ਕੇ ਇਥੇ ਹੀ ਦਫ਼ਨਾ ਦਿਓ ਅਤੇ ਇਸ ਦਾ ਘੋੜਾ 
ਅਤੇ ਬਸਤ੍ਰ ਲੈ ਕੇ ਘਰ ਜਾਓ ਅਤੇ ਜਾ ਕੇ ਸਾਰਾ ਸੁਨੇਹਾ ਦਿਓ।੩੯। ਆਕਾਸ਼ ਬਾਣੀ ਸੁਣ 
ਕੇ ਉਸ ਨੂੰ (ਉਥੇ ਹੀ) ਗਡ ਦਿੱਤਾ ਅਤੇ ਨੌਕਰ ਪਵਨ ਦਾ ਰੂਪ ਹੋ ਗਏ। (ਅਰਥਾਤ! 
ਬਹੁਤ ਜਲਦੀ _ਚਲ _ਪਏ)। ਘੋੜਾ ਅਤੇ ਬਸਤ੍ਰ ਲੈ ਕੇ (ਉਨ੍ਹਾਂ ਨੇ) ਬਾਲਾ _(ਸਸਿਯਾ) ਨੂੰ 
ਸੁਨੇਹਾ ਦਿੱਤਾ।੪0। 
ਜੱਪਣਾ 

ਉਹ _ਵਡਭਾਗਣ _ਬਾਲਾ _(ਸਸਿਯਾ) ਜਿਥੇ ਪੁੀਤਮ ਦੀ ਯਾਦ ਵਿਚ 
ਤਦ (ਉਥੇ ਉਨ੍ਹਾਂ) ਨੌਕਰਾਂ ਨੇ _ਖਬਰ _ਦਿੱਤੀ। (ਜਿਸ ਨੂੰ ਸੁਣ ਕੇ ਬਾਲਾ 
ਪੀਲਾ ਪੈ _ਗਿਆ।੪੧। 
ਦੰਹਰਾ 

(ਤਦ) ਉਹ ਇਸਤਰੀ ਸੁਖਪਾਲ ਵਿਚ ਬੈਠ ਕੇ ਉਥੋਂ _ਨੂੰ ਚਲ ਪਈ ਜਿਥੇ ਉਸ ਦਾ 
ਪ੍ਰੀਤਮ ਮਾਰਿਆ ਗਿਆ ਸੀ (ਅਤੇ ਮਨ ਵਿਚ ਪੁਤਿਗਿਆ ਕਰਨ ਲਗੀ ਕਿ) ਜਾਂ ਤਾਂ ਪ੍ਰੀਤਮ 
(ਸੈਂ) ਨਾਲ ਲੈ ਜਾਵਾਂਗੀ ਜਾਂ ਆਪਣੇ ਪ੍ਰਾਣ ਤਿਆਗ _ਦੇਵਾਂਗੀ।੪੨। 


ਬੈਠੀ ਸੀ 
ਲਾਲ ਰੰਗ 


੨ 


ਪਹੁੰਚੀ ਜਿਥੇ _(ਉਸ ਦਾ) _ਸੁਖਦਾਇਕ ਮਿਤਰ 


ਆ 
ਦਬਿਆ ਹੋਇਆ ਸੀ। ਉਸ ਕਬਰ ਨੂੰ ਵੇਖ ਕੇ ਮਨ ਵਿਚ ਹੈਰਾਨ ਹੋ ਗਈ ਅਤੇ ਉਸੇ ਵਿਚ 
ਲੀਨ ਹੋ _ਗਈ।੪੩। 


੪0੬ 


ਸੀ _ਦਸਮ-ਗ੍ੰਥ _ਸਾਹਿਬ 


ਦੰਹਰਾ 


ਮਰਨ ਸਭਨ ਕੇ ਮੂੰਡ ਪੈ ਸਫਲ ਮਰਨ ਹੈ ਤਾਹਿ। 

ਤਨਕ ਬਿਖੈ ਤਨ ਕੌ ਤਜੈ ਪਿਯ ਸੋ ਪ੍ਰੀਤਿ ਬਨਾਇ। ੪੪। 
ਤਨ ਗਾਡਿਯੋ ਜਹ ਤੁਮ ਮਿਲੇ ਅੰਗ _ਮਿਲਿਯੋ _ਸਰਬੰਗ। 

ਸਭ ਕਛੁ _ਤਜਿ ਗ੍ਰਿਹ ਕੋ ਚਲਿਯੋ ਪ੍ਰਾਨ _ਪਿਯਾਰੇ ਸੰਗ। ੪੫। 
ਪਵਨ ਪਵਨ _ਆਨਲ _ਅਨਲ _ਨਭ _ਨਭ ਭੂ ਭੂ ਸੰਗ। 

ਜਲ ਜਲ ਕੇ ਸੰਗ ਮਿਲਿ ਰਹਿਯੋ ਤਨੁ _ਪਿਯ ਕੇ ਸਰਬੰਗ। _੪੬। 


ਰੱਖਣਾ 


ਮਛਰੀ ਔ ਬਿਰਹੀਨ ਕੇ ਬਧ ਕੋ ਕਹਾ ਉਪਾਇ। 
ਜਲ ਪਿਯ ਤੇ 
ਪਾਪ ਨਰਕ ਤੇ ਨ ਡਰੀ ਕਰੀ ਸਵਤਿ ਕੀ ਕਾਨਿ। 
ਅਤਿ ਚਿਤ ਕੋ 


ਚੱਪਲਾਂ 


ਸਵਤਿ ਸਾਲ ਅਤਿ ਹੀ ਚਿਤ ਧਾਰਿਯੋ। _ਨਿਜੁ ਪਤਿ ਸੋ _ਸਾਯਕ ਸੋ_ਮਾਰਿਯੋ। 
ਯਾ ਸੁਹਾਗ ਤੇ ਰਾਂਢੇ ਰਹਿ ਹੋ। ਪਰ੍ਭ ਕੋ ਨਾਮ ਨਿਤਿ ਉਠਿ ਕਹਿ ਹੋ। ੫੧। ੧। 


/ਏੱਤਾ ਨੰ ਗਾਰੇਤ੍ਹ ਪਖੂਯਾਨੇ ਤਾਲ ਲਾਹਤ੍ੇ ਨਹੀਂ ਭੂਪ ਨੰਭਾਦੇ /ਏਕ ਐਂ ਆਨ ਲਾਤੇਦੂ_ ਸਨਪਤਮ 


ਡਾ ਸਭਨ ਡੁ/ _57੮/ ੨%੨੫/ %ਫਲੁੰ/ 


ਚੱਪਲਾਂ 


ਯਹ ਚਲਿ ਖਬਰ ਜਾਤ _ਭੀ _ਤਹਾ। ਬੈਠੀ ਸਭਾ ਧਰਮੁ ਕੀ _ਜਹਾ। 
ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ। _ਨਿਜੁ ਪਤਿ _ਬਾਨ ਸਾਥ _ਹਨਿ ਡਾਰਿਯੋ। _੧। 


ਧਰਮਰ#ਟ _ਲਾਚ 
ਦੰਹਰ” 
ਜਾ ਦੁਖ ਤੇ ਜਿਨ ਇਸਤ੍ਰਿਯਹਿ ਨਿਜੁ ਪਤਿ _ਹਨਿਯੋ _ਰਿਸਾਇ। 
ਤਾ ਦੁਖ ਤੇ ਤਿਹ ਮਾਰਿਯੈ ਕਰਿਯੈ ਵਹੈ ਉਪਾਇ। ੨। 


ਚਰਿਤ੍ਰ ਪਾਖਿਆਨ ੪02 


ਉਤੇ (ਲਿਖਿਆ ਹੈ), ਪਰ ਸਫਲ ਮਰਨਾ ਉਸ ਦਾ ਹੈ ਜੋ ਛਿਣ 
ਵਿਚ ਸ਼ਰੀਰ ਤਿਆਗ _ਦੇਵੇ।੪੪। ਜਿਥੇ ਤਨ ਦੜਿਆ ਹੋਇਆ 
ਪ੍ਰਾਣ! (ਉਥੇ) ਤੁਸੀਂ ਮਿਲ ਗਏ, ਅੰਗ ਸਾਰੇ ਅੰਗਾਂ _ਨਾਲ _ਮਿਲ _ਗਏ। _ਸਭ ਕੁਝ 
ਪਿਆਰੇ ਦੇ ਨਾਲ _ਦਰਗਾਹ ਨੂੰ ਚਲੇ _ਗਏ।੪੫। ਪਵਨ ਪਵਨ ਨਾਲ, ਅਗਨੀ 
ਤੱਤ੍ਰ ਪੰਜ ਮਹਾ ਤੌਤ੍ਰਾਂ ਨਾਲ) ਮਿਲ ਗਏ ਅਤੇ ਤਨ ਪ੍ਰੀਤਮ ਦੇ ਸਭ ਅੰਗਾਂ ਨਾਲ ਇਕਮਿਕ 
ਹੋ ਗਿਆ।੪੬। 


ਭਰ 
ਸੀ! 
ਛਡ 


ਚੱਪਣਾ 

ਉਸ ਇਸਤਰੀ ਨੇ ਪ੍ਰੀਤਮ ਲਈ ਆਪਣਾ ਸ਼ਰੀਰ ਕੁਰਬਾਨ ਕਰ ਦਿੱਤਾ ਅਤੇ ਉਸ 
ਦੇਵ-ਲੋਕ ਵਿਚ ਲੈ ਗਈ। ਇੰਦਰ ('ਬਾਸਵ”) ਨੇ ਉਸ ਨੂੰ ਅੱਧਾ ਸਿੰਘਾਸਨ ਦੇ ਦਿੱਤਾ 
ਤਰ੍ਹਾਂ ਤਰ੍ਹਾਂ _ਨਾਲ ਆਦਰ _ਕੀਤਾ।੪੭। 


ਹੈਂ %% 


ਦੰਹਰਾ” 

(ਉਸ ਨੂੰ ) ਦੇਵਤਿਆਂ ਦੀਆਂ ਇਸਤਰੀਆਂ ਅਤੇ _ਅਪੱਛਰਾਵਾਂ ਨੇ _ਬਿਵਾਨ _ਵਿਚ ਚੜ੍ਹਾ 
ਲਿਆ ਅਤੇ ਬਹੁਤ ਜੈ ਜੈ _ਕਾਰ ਹੋਈ। ਇੰਦਰ (“ਸੁਰ ਰਾਇ”) ਸੁਣ ਕੇ ਬਹੁਤ ਪੁਸੰਨ 
ਹੋਇਆ।੪੮। _ਮੌਛਲੀ ਅਤੇ _ਵਿਯੋਗਣ ਦੇ ਮਾਰਨ ਦਾ ਕੀ _ਉਪਾ ਹੈ। ਇਨ੍ਹਾਂ `ਨੂੰ ਜਲ-ਪ੍ਰੀਤਮ 
ਤੋਂ ਵਿਛੋੜਨ ਨਾਲ ਛਿਣ _ਭਰ ਵਿਚ ਮਰ ਜਾਂਦੀਆਂ _ਹਨ।੪੯। ਸੌਂਕਣ ਨਾਲ _ਕਿੜ _ਕਢਣ 

ਪਾਪ ਰੂਪ ਨਰਕ ਤੋਂ (ਵੱਡੀ ਰਾਣੀ) ਨ ਡਰੀ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ 
ਨੂੰ ਬਾਣ ਮਰਵਾ _ਦਿੱਤਾ।੫0। 
ਚੱਪਾਣ 

(ਵੱਡੀ ਰਾਣੀ ਨੇ) ਚਿਤ ਵਿਚ ਬਹੁਤ ਸੌਂਕਣ- ਸਾੜਾ ਧਾਰ ਕੇ ਆਪਣੇ ਪਤੀ ਨੂੰ ਬਾਣ 
ਨਾਲ ਮਰਵਾ ਦਿੱਤਾ। (ਉਸ ਨੇ ਸੋਚਿਆ ਕਿ) ਅਜਿਹੇ ਸੁਹਾਗ ਨਾਲੋਂ ਤਾਂ ਰੰਡੀ ਰਹਾਂਗੀ ਅਤੇ 
ਨਿੱਤ ਉਠ ਕੇ ਪ੍ਰਭੂ _ਦਾ _ਨਾਮ _ਜਪਾਂਗੀ।੫੧। 

/ਏਥੇਂ ਸੰ ਗਰੇਤੁੱਪ/ਮਿਆਨ ਦੇ ਤੀਜਾ ਗੜ੍ਹ ਦੇ ੭ ਭੂਪ ਸੰਵਾਦ ਦੇ £ਕ ਸ਼ੋ ਅੱਠਵੇਂ ਗਰੈੜ੍ਹ ਦੀ ਸਮਾਪਤੀ 
ਭਾ ਲਭ _ਹੈ/ _59੮/ ੨%੦੫/ ਲਲਦਾ/ 
ਚੱਪਾਣ 

(ਸਸਿਯਾ ਤੇ ਉਸ ਦੇ ਪਤੀ ਪੁੰਨੂੰ ਦੇ ਮਰਨ ਦੀ) ਇਹ ਖ਼ਬਰ ਉਥੇ ਜਾ ਪਹੁੰਚੀ ਜਿਥੇ 
ਧਰਮਰਾਜ _ਦੀ _ਸਭਾ ਬੈਠੀ _ਸੀ। (ਸਭਾ ਨੇ) ਉਸ ਇਸਤਰੀ ਦਾ ਸੌਂਕਣ-ਸਾੜਾ ਵੇਖਿਆ ਜਿਸ 
ਨੇ ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ _ਸੀ।੧। 


ਧਰਮਰ7ਟ ਨੰ _/ਕਨੈਹ7-- 
ਦੰਹਰਾ” 

ਜਿਸ ਦੁਖ ਕਰ ਕੇ ਜਿਸ ਇਸਤਰੀ ਨੇ ਕ੍ਰੋਧਿਤ ਹੋ ਕੇ ਆਪਣੇ ਪਤੀ ਨੂੰ ਮਾਰਿਆ ਹੈ, 
ਉਸੇ ਦੁਖ ਨਾਲ ਉਸ ਨੂੰ ਮਾਰਿਆ ਜਾਏ, ਅਜਿਹਾ _ਉਪਾ ਹੀ ਕੀਤਾ _ਜਾਏ।੨। 


੪0੮ 


ਸੀ _ਦਸਮ-ਗੁੁੰਥ ਸਾਹਿਬ 


ਚੱਪਣਾ 
ਉਰਬਸਿ ਪ੍ਰਾਤ ਹੁਤੀ ਸੁ ਨਗਰ ਮੈ। ਨਾਚਤ ਹੁਤੀ ਕਾਲ ਕੇ ਘਰ ਮੈ। 
ਤਿਹ _ਬੀਰੋ ਤਿਹ ਸਭਾ ਉਚਾਯੋ। ਸਕਲ ਪੁਰਖ ਕੋ ਭੇਖ _ਬਣਾਯੋ। _੩। 


ਉਰਲਆੀ ਕਾਲ 
ਮੁਸਕਿਲ ਹਨਨ ਤਵਨ ਕੋ ਗੁਨਿਯੈ। ਜਾ ਕੋ ਅਧਿਕ ਸੀਲ ਜਗੁ _ਸੁਨਿਯੈ। 
ਜਾ ਕੋ ਚਿਤ ਚੰਚਲ ਪਹਿਚਾਨਹੁ। ਤਾ ਕੋ ਲਈ ਹਾਥ ਮੈ ਮਾਨਹੁ। ੪। 
ਯੌ ਕਹਿ ਨਿਕਸਿ ਮੋਲ ਹਯ ਲਯੋ। ਜਾ _ਧੈ ਲਾਖ ਟਕਾ ਦਸ ਦਯੋ। 
ਚਮਕਿ ਚਲੈ ਜਬ ਤੁਰੇ ਬਿਰਾਜੈ। ਜਾ ਕੋ _ਨਿਰਖਿ ਇੰਦੂ ਹਯ ਲਾਜੈ। ੫। 


ਆਪ ਅਨੂਪ ਬਸਤ੍ਰ ਤਨ ਧਾਰੈ। _ਕੂਖਨ ਸਕਲ ਜਰਾਇ ਸੁ ਧਾਰੈ। 
ਲਾਂਥੇ ਕੇਸ ਕਾਂਧ ਪਰ ਛੋਰੇ। ਜਨੁਕ _ਫੁਲੇਲਹਿ ਜਾਤ ਨਿਚੋਰੇ। ੬। 


ਅੰਜਨ _ਆੰਜਿ _ਆਖਿਯਨ _ਦਯੋ। ਜਨੁ _ਕਰਿ ਲੂਟਿ _ਸਿੰਗਾਰਹਿ _ਲਯੋ। 
ਜੁਲਫ ਜੰਜੀਰ ਜਾਲਮੈ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। ੭। 


ਰਾਜਤ ਭ੍ਰਿਕੁਟਿ ਧਨੁਕ ਸੀ _ਭਾਰੀ। ਮੋਹਤ ਲੋਕ ਚੌਦਹਨਿ ਪ੍ਯਾਰੀ। 
ਜਾ ਕੀ ਨੈਕ ਦ੍ਰਿਸਟਿ ਮੈ ਪਰੈ। ਤਾ ਕੀ ਸਕਲ ਬੁਧਿ ਪਰਹਰੇ। ੮। 


ਦੰਹਰਾ 
ਖਟਮੁਖ ਮੁਖ ਖਟ ਪੰਚ ਸਿਵ ਬਿਧਿ ਕੀਨੇ ਮੁਖ ਚਾਰਿ। 
ਉਰਬਸਿ ਕੇਰੇ ਰੂਪ ਕੋ ਤਊ ਨ ਪਾਯੋ _ਪਾਰ। ੯। 


ਚੱਪਲਾਂ 


ਆਯੁਧ ਸਕਲ ਅੰਗ _ਕਰੇ। _ਸੋਹਤ ਸਭ ਸਾਜਨ ਸੌ _ਜਰੇ। 
ਹੀਰਨ ਕੀ ਮੁਕਤਾ ਜਗ _ਸੋਹੈ। ਸਸਿ ਕੋ ਮਨੋ _ਤਾਰਿਕਾ ਮੋਹੈ। ੧0। 


ਹਾਵੀਲਾ 
ਆਯੁਧ _ਧਾਰਿ _ਅਨੂਪਮ ਸੁੰਦਰਿ ਭੂਖਨ ਅੰਗ ਅਜਾਇਬ _ਧਾਰੇ। 
ਲਾਲ ਕੋ ਹਾਰ _ਲਸੈ ਉਰ ਭੀਤਰਿ ਭਾਨ ਤੇ ਜਾਨੁ ਬਡੇ _ਛਬਿਯਾਰੇ। 
ਮੋਤਿਨ ਕੀ ਲਰਕੈ ਮੁਖ ਪੈ ਮ੍ਰਿਗਨੈਨਿ ਫਬੇ ਮ੍ਰਿਗ ਸੇ ਕਜਰਾਰੇ। 
ਮੋਹਤ ਹੈ ਸਭ ਹੀ ਕੇ ਚਿਤੈ ਨਿਜ ਹਾਥ ਮਨੋਂ ਬ੍ਰਿਜਨਾਥ ਸੁਧਾਰੇ। ੧੧। 


ਚਰਿਤ੍ਰ ਪਾਖਿਆਨ ੪0੯ 


ਚੱਪਾਣ 

ਉਰਵਸ਼ੀ ਨਾਂ ਦੀ ਇਕ _ਨਾਚੀ (ਜਾਂ ਵੇਸਵਾ) ਉਸ ਨਗਰ ਵਿਚ ਰਹਿੰਦੀ ਸੀ (ਜੋ) 
ਕਾਲ _(ਯਮਰਾਜ) ਦੇ ਘਰ ਵਿਚ _ਨਚਦੀ ਹੁੰਦੀ ਸੀ। ਉਸ ਨੇ (ਇਹ ਕੰਮ ਕਰਨ ਦਾ) ਬੀੜਾ 
ਉਸ _ਸਭਾ ਵਿਚ ਚੁਕਿਆ ਅਤੇ ਸਾਰਾ _ਮਰਦਾਵਾਂ ਭੇਸ _ਬਣਾ _ਲਿਆ।੩। 
ਉਰਨਫਆੰ ਨੰ _/ਕੇਹਾ-- 


ਉਸ ਦਾ ਮਾਰਨਾ ਔਖਾ ਹੁੰਦਾ ਹੈ ਜੋ ਜਗਤ ਵਿਚ _ਸ਼ੀਲਵਾਨ ਵਜੋਂ ਜਾਣਿਆ ਜਾਂਦਾ 
ਹੈ। ਜਿਸ ਦਾ ਚਿਤ ਚੰਚਲ ਹੁੰਦਾ ਹੈ, ਉਸ ਨੂੰ ਮੇਰੇ ਹੌੱਥ ਵਿਚ ਆਇਆ ਹੀ ਸਮਝ _ਲਵੋ।੪। 

(ਉਹ) ਇਹ ਕਹਿ ਕੇ (ਘਰੋਂ) ਨਿਕਲੀ ਅਤੇ (ਇਕ) ਘੋੜਾ ਮੁੱਲ ਲਿਆ ਜਿਸ ਦੀ 
ਕੀਮਤ ਦਸ ਲਖ ਟੱਕਾ ਦਿੱਤੀ। ਜਦ ਉਹ ਘੋੜੇ ਤੇ ਚੜ੍ਹਦੀ ਤਾਂ ਉਹ ਭੜਕ ਕੇ ਤੁਰ ਪੈਂਦਾ 
ਜਿਸ ਨੂੰ ਵੇਖ ਕੇ ਇੰਦਰ ਦਾ ਘੋੜਾ _ਵੀ ਸ਼ਰਮਸਾਰ ਹੋ _ ਜਾਂਦਾ।੫। 

ਉਸ ਨੇ ਆਪ ਤਨ ਉਤੇ ਅਨੂਪਮ ਬਸਤ੍ਰ _ਧਾਰਨ ਕੀਤੇ ਹੋਏ ਸਨ ਜੋ ਸਾਰੇ ਗਹਿਣਿਆਂ 
ਨਾਲ ਸਜੇ ਹੋਏ ਸਨ। (ਉਸ ਨੇ) ਲੈਥੇ ਕੇਸ ਮੋਢਿਆਂ ਉਤੇ ਸੁਟੇ ਹੋਏ ਸਨ, ਮਾਨੋ ਉਹ ਸੁਗੰਧੀ 
ਨਿਚੋੜਦੇ ਜਾਂਦੇ _ਸਨ।੬। 

ਔਖਾਂ ਵਿਚ ਸੁਰਮਾ ਪਾ ਕੇ (ਉਸ ਨੇ) ਮਾਨੋ ਸ਼ਿੰਗਾਰ ਨੂੰ ਹੀ ਲੁਟ ਲਿਆ ਹੋਵੇ। (ਉਸ 
ਦੀਆਂ) ਜ਼ਾਲਮ ਜ਼ੁਲਫ਼ਾਂ ਜ਼ੰਜੀਰ ਵਾਂਗ _ਸ਼ੋਭ ਰਹੀਆਂ ਸਨ (ਜਿਨ੍ਹਾਂ ਨੂੰ ਵੇਖ ਕੇ) ਦੇਵਤੇ, ਮਨੁੱਖ, 
ਨਾਗ _ਅਤੇ ਦੈਂਤ ਮੋਹਿਤ ਹੋ ਰਹੇ _ਸਨ।੭। 
ਉਸ _ਦੀਆਂ _ਭਾਰੀਆਂ _ਭੌੋਆਂ ਕਮਾਨ ਵਾਂਗ _ਸਜ ਰਹੀਆਂ _ਸਨ। _(ਉਹ) ਪਿਆਰੀ ਚੌਦਾਂ 
ਨੂੰ ਮੋਹਿਤ ਕਰ ਰਹੀ ਸੀ। (ਉਹ) ਜਿਸ ਦੀ ਨਜ਼ਰ ਵਿਚ ਜ਼ਰਾ ਜਿੰਨੀ ਵੀ ਆ ਜਾਂਦੀ, 
ਦੀ ਸਾਰੀ ਬੁੱਧੀ ਖ਼ਤਮ _ਕਰ _ਦਿੰਦੀ।੮। 


ਡਾ 


੨ 'ਤੀ ਗਰ 


ਕਾਰਤਿਕੇਯ (“ਖਟਮੁਖ”) ਨੇ ਛੇ ਮੁਖ, ਸ਼ਿਵ ਨੇ ਪੰਜ ਅਤੇ ਬੁਹਮਾ ਨੇ ਚਾਰ ਮੁਖ ਕਰ 
ਲਏ, ਪਰ ਉਰਬਸ਼ੀ ਦੇ ਰੂਪ ਦਾ (ਉਹ) ਫਿਰ ਵੀ ਪਾਰ ਨ ਪਾ ਸਕੇ।੯। 
ਚੱਪਾਣ 

(ਉਸ ਨੇ) ਸਾਰਿਆਂ ਅੰਗਾਂ ਉਤੇ ਹਥਿਆਰ ਸਜਾਏ ਹੋਏ ਸਨ, ਜੋ ਸਾਰਿਆਂ 
ਨਾਲ _ਜੜ੍ਹੇ ਹੋਏ _ਸਨ। _ਹੀਰਿਆਂ ਅਤੇ ਮੋਤੀਆਂ (ਸਹਿਤ ਉਸ ਦਾ 
ਸੁਸ਼ੋਭਿਤ ਸੀ, ਮਾਨੋ ਚੰਦੂਮਾ ਨੂੰ ਤਾਰੇ ਮੋਹ ਰਹੇ ਹੋਣ।੧0। 
੭ਾਵੰਯਾ 

(ਉਸ) ਇਸਤਰੀ ਨੇ _ਅਨੂਪਮ ਸ਼ਸਤ੍ਰ _ਧਾਰਨ ਕੀਤੇ ਹੋਏ ਸਨ ਅਤੇ ਅੰਗਾਂ ਉਤੇ 
ਅਜੀਬ _ਗਹਿਣੇ ਪਾਏ ਹੋਏ ਸਨ। (ਉਸ ਦੇ) ਗਲੇ ਵਿਚ ਲਾਲਾਂ ਦਾ ਹਾਰ ਚਮਕ ਰਿਹਾ ਸੀ 
ਜੋ ਮਾਨੋ ਸੂਰਜ _ਨਾਲੋਂ ਵੀ ਜ਼ਿਆਦਾ ਚਮਕ _ਵਾਲਾ _ਹੋਵੇ। ਮੋਤੀਆਂ ਦੀਆਂ _ਲੜੀਆਂ _ਉਸ ਦੇ 
ਮੁਖ _ਉਤੇ _(ਸੋਭ _ਰਹੀਆਂ ਸਨ) ਅਤੇ ਉਸ _ਮਿਗਿਲੋਚਨੀ ਦੇ ਨੈਣ ਹਿਰਨ _ਵਰਗੇ _ਕਜਲਾਖੇ 
ਫਬ ਰਹੇ ਸਨ। ਉਹ ਸਭ ਦੇ ਚਿਤ ਨੂੰ ਮੋਹ ਰਹੇ ਸਨ, ਮਾਨੋ ਬੁਜਨਾਥ (ਸਹੀ ਕ੍ਰਿਸ਼ਨ) ਨੇ ਆਪ 
ਸੰਵਾਰੇ ਹੋਣ।੧੧। 


੪੧0 


ਸੀ ਦਸਮ-ਗੁੁੰਥ ਸਾਹਿਬ 


ਛੋਰਿ ਦਏ ਕਚ ਕਾਂਧਨ ਊਪਰ ਸੁੰਦਰ ਪਾਗ ਸੌ ਸੀਸ ਸੁਹਾਵੈ। 
ਭੂਖਨ _ਚਾਰੁ _ਲਸੈ ਸਭ _ਅੰਗਨ ਭਾਗ ਭਰਿਯੋ ਸਭ ਹੀ ਕਹ _ਭਾਵੈ। 
ਬਾਲ _ਲਖੈ _ਕਹਿ _ਲਾਲ ਤਿਸੈ ਲਟਕਾਵਤ _ਅੰਗਨ ਮੈ ਜਬ _ਆਵੈ। 
ਰੀਝਤ ਕੋਟਿ ਸੁਰੀ ਅਸੁਰੀ ਸੁਧਿ ਹੇਰਿ ਛੁਟੈ ਸਤ ਹੂ ਛੁਟ ਜਾਵੈ। ੧੨। 


ਭੂਖਨ ਧਾਰਿ _ਚੜਿਯੋ ਰਥ ਊਪਰਿ _ਬਾਧਿ ਕ੍ਰਿਪਾਨ ਨਿਖੰਗ _ਬਨਾਯੋ। 

ਖਾਤ _ਤੋਬੋਲ _ਬਿਰਾਜਤ ਸੁੰਦਰ ਦੇਵ ਅਦੇਵਨ ਕੋ _ਬਿਰਮਾਯੋ। 

ਬਾਸ ਵ ਨੈਨ ਸਹੰਸੂਨ ਸੌਛਬਿ ਹੇਰਿ ਰਹਿਯੋ ਕਛੁ ਪਾਰ ਨ ਪਾਯੋ। 

ਆਪੁ ਬਨਾਇ ਅਨੂਪਮ ਕੋ ਬਿਧਿ ਐਚਿ _ਰਹਿਯੋ ਦੁਤਿ ਅੰਤ ਨ ਪਾਯੋ। _੧੩। 


ਪਾਨ _ਚਬਾਇ ਭਲੀ ਬਿਧਿ ਸਾਥ _ਜਰਾਇ _ਜਰੈ _ਹਥਿਯਾਰ _ਬਨਾਏ। 
ਅੰਜਨ _ਆੰਜਿ _ਅਨੂਪਮ _ਸੁੰਦਰਿ ਦੇਵ _ਅਦੇਵ _ਸਭੈ _ਬਿਰਮਾਏ। 

ਕੰਠ _ਸਿਰੀਮਨਿ _ਕੰਕਨ ਕੁੰਡਲ ਹਾਰ ਸੁ ਨਾਰਿ ਹੀਏ ਪਹਿਰਾਏ। 
ਕਿੰਨਰ ਜਛ ਭੁਜੰਗ _ਦਿਸਾ _ਬਿਦਿਸਾਨ ਕੈ _ਲੋਕ _ਬਿਲੋਕਿਨ ਆਏ। _੧੪। 
ਇੰਦੂ _ਸਹੰਸੂ _ਬਿਲੋਚਨ ਅਵਿਲੋਕ ਰਹਿਯੋ ਛਬਿ ਅੰਤੁ ਨ ਆਯੋ। 
ਸੇਖ ਅਸੇਖਨ ਹੀ ਮੁਖ ਸੌ ਗੁਨ ਭਾਖਿ ਰਹੋ ਪਰੁ ਪਾਰ ਨ ਪਾਯੋ। 

ਰੁਦੂ ਪਿਯਾਰੀ ਕੀ ਸਾਰੀ ਕੀ ਕੋਰ ਨਿਹਾਰਨ ਕੌ ਮੁਖ ਪੰਚ _ਬਨਾਯੋ। 
ਪੂਤ _ਕਿਯੇ ਖਟ ਚਾਰਿ _ਬਿਧੈ ਚਤੁਰਾਨਨ ਯਾਹੀ ਤੇ ਨਾਮੁ _ਕਹਾਯੋ। _੧੫। 


ਸੌ 
ਸੌ 


ਕੰਚਨ _ਕੀਰ _ਕਲਾਨਿਧਿ ਕੇਹਰ ਕੋਕ _ਕਪੋਤ ਕਰੀ _ਕੁਰਰਾਨੇ। 
ਕਲਪਦੂਮਕਾ _ਅਨੁਜਾ _ਕਮਨੀ ਬਿਨੁ _ਦਾਰਿਮ _ਦਾਮਨਿ ਦੇਖਿ ਬਿਕਾਨੇ। 
ਰੀਝਤ ਦੇਵ ਅਦੇਵ ਸਭੈ ਨਰ ਦੇਵ ਭਏ ਛਬਿ ਹੇਰਿ ਦਿਵਾਨੇ। 


ਰਾਜ ਕੁਮਾਰ ਸੋ ਜਾਨਿ ਪਰੈ ਤਿਹ ਬਾਲ ਕੇ ਅੰਗ ਨ ਜਾਤ ਪਛਾਨੇ। _੧੬। 


ਦੰਹਰਾ” 
ਦਸ _ਸੀਸਨ _ਰਾਵਨ _ਰਰੇ ਲਿਖਤ ਬੀਸ ਭੁਜ _ਜਾਇ। 
ਤਰੂਨੀ ਕੇ ਤਿਲ ਕੀ ਤਊ ਸਕ੍ਯੋ_ ਨ ਛਬਿ ਕੋ ਪਾਇ। ੧੭। 


ਮਾਵੰਯਾ 
ਲਾਲਨ _ਕੋ_ਸਰਪੇਚ _ਬਧ੍ਯੋ ਸਿਰ ਮੋਤਿਨ ਕੀ ਉਰ ਮਾਲ _ਬਿਰਾਜੈ। 
ਭੂਖਨ _ਚਾਰੁ _ਦਿਪੈ ਅਤਿ ਹੀ _ਦੁਤਿ ਦੇਖਿ ਮਨੋਜਵ ਕੋ ਮਨੁ _ਲਾਜੈ। 
ਮੋਦ _ਬਢੈ ਨਿਰਖੇ ਚਿਤ ਮੈ ਤਨਿਕੇਕ ਬਿਖੈ ਤਨ ਕੋ ਦੁਖ ਭਾਜੈ। 
ਜੋਬਨ ਜੋਤਿ ਜਗੈ ਸੁ ਮਨੋ ਸੁਰਰਾਜ ਸੁਰਾਨ ਕੇ ਭੀਤਰ ਰਾਜੈ। ੧੮। 


ਚਰਿਤ੍ਰ ਪਾਖਿਆਨ ੪੧੧ 


(ਉਸ ਨੇ) ਮੋਢਿਆਂ ਉਪਰ ਸੁੰਦਰ ਵਾਲ ਸੁਟ ਲਏ ਸਨ ਅਤੇ ਸਿਰ ਉਤੇ ਸੁੰਦਰ 
ਪਗੜੀ ਸ਼ੋਭਾ ਪਾ ਰਹੀ _ਸੀ। ਸਾਰਿਆਂ ਅੰਗਾਂ ਉਤੇ ਸੁੰਦਰ ਗਹਿਣੇ ਸਜੇ ਹੋਏ _ਸਨ। (ਉਹ) 
ਭਾਗਵਾਨ _ਸਭ _ ਨੂੰ ਚੰਗਾ ਲਗ ਰਿਹਾ _ਸੀ। ਇਸਤਰੀਆਂ (ਉਸ ਨੂੰ) ਪ੍ਰੀਤਮ _ਸਮਝਦੀਆਂ ਸਨ 
ਜਦੋਂ ਉਹ _ਮਟਕਦਾ ਹੋਇਆ ਵੇਹੜੇ ਵਿਚ ਆਉਂਦਾ _ਸੀ। (ਉਸ ਤੇ) ਦੇਵਤਿਆਂ ਅਤੇ ਦੈਂਤਾਂ 
ਦੀਆਂ ਕਰੋੜਾਂ ਇਸਤਰੀਆਂ ਰੀਝ ਕੇ ਹੋਸ਼ ਗੰਵਾ ਰਹੀਆਂ ਸਨ (ਅਤੇ ਉਸ ਨੂੰ) ਵੇਖ ਕੇ ਉਨ੍ਹਾਂ 
ਦਾ ਸਤ _(ਭਾਵ-ਪਤਿਬੂਤ ਧਰਮ) ਨਸ਼ਟ ਹੋ ਜਾਂਦਾ _ਸੀ।੧੨। 

ਜ਼ੇਵਰ ਪਾ ਕੇ ਰਥ ਉਪਰ ਚੜ੍ਹ _ਗਈ ਅਤੇ ਕ੍ਰਿਪਾਨ ਅਤੇ ਭੱਥਾ ਬੰਨ੍ਹ _ਲਿਆ। ਪਾਨ 
ਖਾਂਦੇ ਹੋਇਆਂ ਸ਼ੋਭਾਇਮਾਨ ਹੋਈ (ਉਸ ਇਸਤਰੀ ਨੇ) ਦੇਵਤਿਆਂ ਅਤੇ ਦੈਂਤਾਂ ਨੂੰ ਭਰਮ ਵਿਚ 
ਪਾ ਦਿੱਤਾ ਸੀ। ਇੰਦਰ ('ਬਾਸਵ”) ਹਜ਼ਾਰ ਅੱਖਾਂ ਨਾਲ ਉਸ ਦੀ ਛਬੀ ਨੂੰ ਵੇਖ ਕੇ ਅੰਤ ਨਹੀਂ 
ਪਾ ਸਕਿਆ। (ਉਸ) ਅਨੂਪਮ ਨੂੰ ਵਿਧਾਤਾ ਨੇ ਆਪ ਬਣਾ ਕੇ (ਫਿਰ ਨਜ਼ਰ) ਟਿਕਾ ਰਿਹਾ ਹੈ, 
(ਪਰ ਉਸ ਦੀ) ਸ਼ੋਭਾ ਦਾ ਅੰਤ ਨਹੀਂ ਪਾ _ਰਿਹਾ।੧੩। 

ਚੰਗੇ _ਢੋਗ ਨਾਲ ਪਾਨ _ਚਬਾ ਕੇ ਅਤੇ ਜੜਾਊ ਹਥਿਆਰ ਧਾਰਨ ਕੀਤੇ ਹੋਏ ਹਨ। (ਉਸ) 
ਅਨੂਪਮ ਸੁੰਦਰੀ ਨੇ _(ਔਖਾਂ ਵਿਚ) ਸੁਰਮਾ ਪਾਕੇ ਸਾਰਿਆਂ ਦੈੱਤਾਂ ਅਤੇ ਦੇਵਤਿਆਂ ਨੂੰ ਭਰਮਾ 
ਦਿੱਤਾ ਹੈ। ਉਸ ਇਸਤਰੀ ਨੇ ਗਲੇ ਵਿਚ _ਮਣੀਆਂ ਦਾ ਹਾਰ, ਕੰਗਣ ਅਤੇ ਕੁੰਡਲ ਪਾਏ ਹੋਏ 
ਹਨ। _ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ ਦਿਸ਼ਾਵਾਂ ਦੇ ਲੋਕ ਵੇਖਣ ਲਈ ਆਏ _ਹਨ।੧੪। 

ਇੰਦਰ ਹਜ਼ਾਰ ਨੇਤਰਾਂ ਨਾਲ ਵੇਖ ਕੇ ਵੀ ਉਸ ਦੀ ਛਬੀ ਦਾ ਅੰਤ ਨਹੀਂ ਪਾ ਰਿਹਾ। 
ਸ਼ੇਸ਼ਨਾਗ ਬੇਸ਼ੁਮਾਰ ਮੁਖਾਂ ਨਾਲ ਗੁਣ ਗਾ ਰਿਹਾ ਹੈ ਪਰ (ਉਹ ਵੀ) ਪਾਰ ਨਹੀਂ ਪਾ ਰਿਹਾ। 
ਰੁਦੂ ਨੇ (ਉਸ) ਪਿਆਰੀ ਦੀ ਸਾੜੀ ਦੀ ਕੋਰ ਵੇਖਣ ਲਈ ਪੰਜ ਮੁਖ _ਬਣਾਏ, (ਉਸ ਦੇ) 
ਪੁੰਤਰ (ਕਾਰਤਿਕੇਯ) ਨੇ ਛੇ ਅਤੇ ਬੂਹਮਾ ਨੇ ਚਾਰ ਮੁਖ ਬਣਾਏ। ਇਸੇ ਕਰ ਕੇ ਉਸ ਨੂੰ ਚਾਰ 
ਮੁਖਾਂ ਵਾਲਾ _('ਚਤੁਰਾਨਨ”) ਕਿਹਾ ਜਾਂਦਾ _ਹੈ।੧੫। 

ਸੋਨਾ, ਤੋਤਾ, ਚੰਦਰਮਾ, ਸ਼ੇਰ, _ਚਕਵਾ, _ਕਬੂਤਰ _ਅਤੇ _ਹਾਥੀ ਕੁਰਲਾ _ਰਹੇ _ਹਨ। ਕਲਪ 
ਬ੍ਰਿਛ ਦੀ ਭੈਣ (ਲੱਛਮੀ) ਅਤੇ ਅਨਾਰ ਉਸ ਦੀ ਸੁੰਦਰਤਾ ਨੂੰ ਵੇਖ ਕੇ ਬਿਨਾ ਦੰਮਾਂ ਦੇ ਵਿਕ 
ਗਏ _ਹਨ। (ਉਸ ਨੂੰ) ਵੇਖ ਕੇ ਸਾਰੇ ਦੇਵਤੇ ਅਤੇ ਦੈਂਤ ਰੀਝ ਪਏ ਹਨ ਅਤੇ ਮਨੁੱਖ ਅਤੇ 
ਦੇਵਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਦਿਵਾਨੇ ਹੋ ਗਏ ਹਨ। ਉਸ ਬਾਲਿਕਾ ਦੇ ਅੰਗਾਂ ਤੋਂ 
ਉਹ ਰਾਜ ਕੁਮਾਰ _ਲਗਦੀ _ਸੀ, _ਪਰ ਪਛਾਣ _ਵਿਚ ਨਹੀਂ ਆਉਂਦੀ _ਸੀ।੧੬। 
ਦੰਹਰਾ 


ਦਸਾਂ ਸਿਰਾਂ ਨਾਲ (ਉਸ ਦੇ ਗੁਣਾਂ ਬਾਰੇ) _ਰਾਵਨ ਬੋਲਦਾ ਹੈ _ਅਤੇ _ਵੀਹ _ਭੁਜਾਵਾਂ 
ਨਾਲ ਲਿਖਦਾ ਹੈ, (ਪਰ ਤਾਂ ਵੀ) ਉਹ ਉਸ ਇਸਤਰੀ ਦੀ ਸੁੰਦਰਤਾ ਨੂੰ ਜ਼ਰਾ ਜਿੰਨਾ ਵੀ 
ਨਹੀ ਸਕਿਆ।੧੭। 
੭ਾਵੰਯਾ 


ਲਾਲਾਂ ਨਾਲ ਜੜ੍ਹਿਆ ਹੋਇਆ ਇਕ ਜ਼ੇਵਰ ('ਸਰਪੇਚ”) ਸਿਰ ਉਤੇ ਬੈਨ੍ਹਿਆ 
ਹੋਇਆ ਹੈ ਅਤੇ ਗਲੇ ਵਿਚ ਮੋਤੀਆਂ ਦੀ ਮਾਲਾ ਸੋਭ ਰਹੀ ਹੈ। ਸੁੰਦਰ ਗਹਿਣਿਆਂ ਦੀ ਚਮਕ 
ਦਮਕ ਨੂੰ ਕਾਮ ਦੇਵ ਵੀ ਲਜਾ ਰਿਹਾ ਹੈ। (ਉਸ ਨੂੰ) ਵੇਖਣ ਨਾਲ ਚਿਤ ਵਿਚ ਆਨੰਦ 
ਵਧਦਾ ਹੈ ਅਤੇ ਇਕ ਛਿਣ ਵਿਚ ਤਨ ਦੇ ਦੁਖ ਭਜ ਜਾਂਦੇ ਹਨ। (ਉਸ ਦੇ ) ਜੋਬਨ ਦੀ ਜੋਤਿ 
ਇਸ ਤਰ੍ਹਾਂ ਜਗ ਰਹੀ ਹੈ ਮਾਨੋ ਦੇਵਤਿਆਂ ਵਿਚ ਇੰਦਰ ਸ਼ੋਭਾਇਮਾਨ ਹੋ ਰਿਹਾ ਹੋਵੇ।੧੮। 


੪੧੨ 


ਸੀ ਦਸਮ-ਗੁੁੰਥ ਸਾਹਿਬ 


ਛੋਰੈ ਹੈ ਬੰਦ _ਅਨੂਪਮ ਸੁੰਦਰਿ ਪਾਨ _ਚਬਾਇ _ਸਿੰਗਾਰ ਬਨਾਯੋ। 

ਅੰਜਨ ਆਂਜਿ _ਦੁਹੂੰ `ਅਖਿਯਾਨ ਸੁ ਭਾਲ ਮੈ _ਕੇਸਰਿ ਲਾਲ _ਲਗਾਯੋ। 
ਝੂਮਕ ਦੇਤ ਝੁਕੈ ਝੁਮਕੇ ਕਬਿ ਰਾਮ ਸੁ ਭਾਵ ਭਲੋ ਲਖਿ ਪਾਯੋ। 
ਮਾਨਹੁ ਸੋਤਿਨ ਕੇ ਮਨ ਕੋ ਇਕ ਬਾਰਹਿ ਬਾਧਿ ਕੈ ਜੇਲ ਚਲਾਯੋ। _੧੯। 


ਹਾਰ ਸਿੰਗਾਰ ਕਰੋ ਸਭ _ਹੀ ਤਿਨ ਕੇਸ ਛੁਟੇ ਸਿਰ ਸ੍ਯਾਮ ਸੁਹਾਵੈ। 
ਜੋਬਨ ਜੋਤਿ ਜਗੈ ਅਤਿ ਹੀ ਮੁਨਿ ਹੇਰਿ ਡਿਗੈ ਤਪ ਤੇ ਪਛੁਤਾਵੈ। 
ਕਿੰਨਰ _ਜਛ ਭੁਜੰਗ _ਦਿਸਾ _ਬਿਦਿਸਾਨ ਕੀ ਬਾਲ _ਬਿਲੋਕਨ ਆਵੈ। 
ਗੰਧੂਬ ਦੇਵ ਅਦੇਵਨ ਕੀ ਤ੍ਰਿਯ _ਹੇਰਿ ਪੂਭਾ ਸਭ _ਹੀ ਬਲ _ਜਾਵੈ। ੨0। 


ਦੰਹਾਰਾ 
ਐਸੋ ਭੇਖ ਬਨਾਇ ਕੈ ਤਹ ਤੇ ਕਰਿਯੋਂ ਪਿਯਾਨ। 
ਪਲਕ _ਏਕ ਬੀਤੀ ਨਹੀ ਤਹਾ _ਪਹੂੰਚੀ _ਆਨਿ। _੨੧। 
ਦੱਖਣ? 
ਏਤੀ ਕਥਾ ਸੁ ਯਾ ਪੈ ਭਈ। ਅਬ ਕਥ ਚਲਿ ਤਿਹ ਤ੍ਰਿਯ ਪੈ ਗਈ। 
ਨਿਜੁ ਪਤਿ ਮਾਰਿ ਰਾਜ ਜਿਨ ਲਯੋ। ਲੈ ਸੁ ਛਤੂ ਨਿਜੁ ਸੁਤ ਸਿਰ ਦਯੋ। ੨੨। 


ਮੁਖੁ _ਫੀਕੋਂ ਕਰਿ ਸਭਨ _ਦਿਖਾਵੈ। ਚਿਤ ਅਪਨੇ ਮੈ ਮੋਦ _ਬਢਾਵੈ। 
ਸੋ ਪੁੰਨੂ ਨਿਜੁ ਸਿਰ ਤੇ ਟਾਰੋ। ਰਾਜ ਕਮੈਹੈ ਪੁਤ੍ਰ ਹਮਾਰੋ। ੨੩। 


ਦੰਹਰਾ 
ਸਵਤਿ ਸਾਲ ਤੇ ਮੈ ਜਰੀ ਨਿਜੁ ਪਤਿ ਦਯੋ _ਸੰਘਾਰ। 
ਬਿਧਵਾ ਹੀ ਹੈ ਜੀਵਿ ਹੋ ਜੋ ਰਾਖੇ ਕਰਤਾਰ। ੨੪। 
ਚੱਪਾਣ? 
ਸਵਤਿ ਸਾਲ ਸਿਰ ਪੈ ਤਹਿ ਸਹਿਯੈ। ਬਿਧਵਾ ਹੀ ਹ੍ਹੈ ਕੈ ਜਗ ਰਹਿਯੈ। 
ਧਨ ਕੋ ਟੋਟਿ ਕਛੂ ਮੁਹਿ ਨਾਹੀ। ਐਸੇ ਕਹੈ ਅਬਲਾ ਮਨ ਮਾਹੀ। ੨੫। 


ਚਰਿਤ੍ਰ ਪਾਖਿਆਨ ੪੧੩ 


ਉਸ ਅਨੂਪਮ ਸੁੰਦਰੀ ਨੇ _(ਅੰਗਰਖੇ _ਦੀਆਂ) _ਤਣੀਆਂ ਖੋਲ੍ਹੀਆਂ ਹੋਈਆਂ _ਹਨ ਅਤੇ 
ਪਾਨ _ਚਬਾਉਂਦੇ ਹੋਇਆਂ ਸ਼ਿੰਗਾਰ ਕੀਤਾ ਹੋਇਆ ਹੈ। ਦੋਹਾਂ ਅੱਖਾਂ ਵਿਚ ਸੁਰਮਾ ਪਾਇਆ 
ਹੋਇਆ ਹੈ ਅਤੇ ਮੌਥੇ ਉਤੇ ਕੇਸਰ ਦਾ ਲਾਲ ਟਿੱਕਾ ਲਗਾਇਆ ਹੋਇਆ ਹੈ। (ਉਸ ਦੇ) 
ਝੁਮਕੇ (ਸਿਰ) ਫੇਰਨ ਵੇਲੇ ਇਸ ਤਰ੍ਹਾਂ ਝੁਕ ਜਾਂਦੇ ਹਨ, ਕਵੀ ਰਾਮ ਨੇ ਸਹਿਜ ਹੀ ਇਹ ਭਾਵ 
ਸੋਚਿਆ ਹੈ, ਮਾਨੋ _ਸੌਂਕਣਾਂ ਦੇ ਮਨ ਨੂੰ ਇਕੋ ਵਾਰ ਬੰਨ੍ਹ ਕੇ ਜੇਲ ਭੇਜ ਦਿੱਤਾ ਹੋਵੇ।੧੯। 

ਉਸ ਨੇ ਹਰ ਤਰ੍ਹਾਂ ਦੇ ਸ਼ਿੰਗਾਰ ਕਰ ਲਏ ਹਨ ਅਤੇ ਖੁਲ੍ਹੇ ਕਾਲੇ ਕੇਸ ਸਿਰ ਉਤੇ ਬਹੁਤ 
ਸ਼ੋਭਦੇ ਹਨ। (ਉਸ ਦੇ) ਜੋਬਨ ਦੀ ਜੋਤਿ ਬਹੁਤ ਅਧਿਕ ਜਗ ਰਹੀ ਹੈ। (ਉਸ ਨੂੰ) ਵੇਖ ਕੇ 
ਮੁਨੀ ਤਪ ਕਰਨ ਤੋਂ ਡਿਗ ਕੇ (ਅਰਥਾਤ!| ਭੁਸ਼ਟ ਹੋਕੇ) _ਪਸਚਾਤਾਪ _ਕਰ ਰਹੇ _ਹਨ। 
ਕਿੰਨਰ, _ਯਕਸ਼, ਭੁਜੰਗ ਅਤੇ ਦਿਸ਼ਾ-ਦਿਸ਼ਾਵਾਂ ਦੀਆਂ ਇਸਤਰੀਆਂ (ਉਸ ਨੂੰ) ਵੇਖਣ ਲਈ ਆ 
ਰਹੀਆਂ _ਹਨ। _ਗੰਧਰਬਾਂ, ਦੇਵਤਿਆਂ, ਦੈਂਤਾਂ ਦੀਆਂ ਇਸਤਰੀਆਂ (ਉਸ ਦੀ) ਪੁ੍ਭਾ ਨੂੰ ਵੇਖ ਕੇ 
ਸਭ ਬਲਿਹਾਰੀ ਜਾਂਦੀਆਂ _ਹਨ।੨0। 
ਦੰਹਾਰਾ 

ਇਸ ਤਰ੍ਹਾਂ ਦਾ ਭੇਸ ਬਣਾ ਕੇ (ਉਸ ਨੇ) ਉਥੋਂ ਕੂਚ ਕੀਤਾ ਅਤੇ ਇਕ _ਪਲਕਾਰੇ ਵਿਚ 
ਉਥੇ ਆ ਪਹੁੰਚੀ।੨੧। 
ਚੱਪਣਾ 

ਇੰਨੀ ਕਥਾ ਤਾਂ ਇਥੇ ਹੋਈ, ਹੁਣ ਕਥਾ ਉਸ ਇਸਤਰੀ ਵਲ ਮੁੜਦੀ ਹੈ ਜਿਸ 
ਆਪਣਾ ਪਤੀ ਮਾਰ ਕੇ ਰਾਜ ਪ੍ਰਾਪਤ ਕੀਤਾ ਅਤੇ _ਰਾਜ-ਛਤੁ ਲੈ ਕੇ ਆਪਣੇ ਪੁੰਤਰ ਦੇ 
ਉਤੇ ਧਰ ਦਿੱਤਾ।੨੨। 

ਉਹ (ਉਪਰੋਂ) ਫਿਕਾ ਮੂੰਹ ਕਰ ਕੇ (ਭਾਵ! ਉਦਾਸ ਹੋ_ ਕੇ) ਸਭ ਨੂੰ ਵਿਖਾਉਂਦੀ 
(ਪਰ) ਆਪਣੇ ਅੰਦਰੋਂ ਬਹੁਤ ਖ਼ੁਸ਼ ਹੁੰਦੀ ਹੈ। ਇਸ ਤਰ੍ਹਾਂ (ਸੋਚਦੀ ਹੈ ਕਿ) ਪੁੰਨੂੰ ਨੂੰ ਸਿਰੋਂ 
ਦਿੱਤਾ ਹੈ, (ਹੁਣ) ਮੇਰਾ ਪੁੱਤਰ ਰਾਜ _ਕਰੇਗਾ।੨੩। 
ਦੰਹਾਰਾ 

(ਸੋਚਦੀ ਸੀ ਕਿ) ਸੌਂਕਣ-ਸਾੜੇ ਤੋਂ ਦੁਖੀ ਹੋ ਕੇ ਮੈਂ ਆਪਣੇ ਪਤੀ ਨੂੰ ਮਰਵਾ ਦਿੱਤਾ। 
(ਹੁਣ) ਵਿਧਵਾ ਹੋ ਕੇ _ਜੀਵਾਂਗੀ, ਜਿਵੇਂ ਕਰਤਾਰ _ਰਖੇਗਾ (ਉਸੇ ਤਰ੍ਹਾਂ _ਰਹਾਂਗੀ)।੨੪। 
ਜੱਪਣਾ 

ਉਸ ਨੇ ਸੋਂਕਣ ਸਾੜਾ ਸਿਰ ਉਤੇ ਸਹਿਆ ਹੈ (ਅਤੇ ਹੁਣ) ਵਿਧਵਾ ਹੋ ਕੇ ਜਗਤ 
ਵਿਚ ਰਹੇਗੀ। ਮੈਨੂੰ ਧਨ ਦੀ ਕੋਈ ਘਾਟ ਨਹੀਂ _ਹੈ-- ਇਸ ਤਰ੍ਹਾਂ ਇਸਤਰੀ ਆਪਣੇ ਮਨ ਵਿਚ 
ਕਹਿੰਦੀ ਹੈ।੨੫। 
ਦੰਹਰਾ 

ਮੈਨੂੰ (ਜੀਉਂਦੇ ਜੀ) ਰਾਜਾ ਮਨ ਚਾਹੇ ਭੋਗ ਨਹੀਂ _ਕਰਨ ਦਿੰਦਾ _ਸੀ। ਹੁਣ ਮੈਂ ਚਿਤ 
ਵਿਚ ਜਿਸ ਨੂੰ ਚਾਹਾਂਗੀ, (ਉਸੇ ਨੂੰ) _ਕੋਲ ਬੁਲਾ _ਲਵਾਂਗੀ।੨੬। 
ਚੱਪਣਾ 

(ਉਹ) ਝਰੋਖੇ ਵਿਚ ਬੈਠ ਕੇ (ਲੋਕਾਂ ਦੀ) ਸਲਾਮੀ ਲੈਂਦੀ ਸੀ ਅਤੇ ਜਿਸ ਨੂੰ ਚਾਹੁੰਦੀ, 
ਉਸ ਨੂੰ ਧਨ ਪ੍ਰਦਾਨ ਕਰਦੀ ਸੀ। ਰਾਜ ਕਾਜ ਦੀ (ਉਸ) ਇਸਤਰੀ ਨੂੰ ਕੁਝ ਸਮਝ ਨਹੀਂ _ਸੀ 


ਅਤੇ ਖੇਡ _ਤਮਾਸਿਆਂ ਵਿਚ ਹੀ ਦਿਨ ਰਾਤ ਬਤੀਤ ਕਰਦੀ _ਸੀ।੨੭। 


ਹੈ 
ਲਾਹ 


੪੧੪ 


ਸੀ _ਦਸਮ-ਗੁੁੰਥ ਸਾਹਿਬ 


ਏਕ ਦਿਵਸ ਤਿਨ ਤ੍ਰਿਯ ਯੌ ਕੀਯੋ। _ਬੈਠਿ ਝਰੋਖੇ ਮੁਜਰਾ ਲੀਯੋ। 
ਸਭ _ਸੂਰਨ ਕੋ ਬੋਲਿ ਪਠਾਯੋ। ਯਹ ਸੁਨਿ ਭੇਵ ਉਰਬਸੀ ਪਾਯੋ। ੨੮। 


ਭੂਖਨ ਵਹੈ ਅੰਗ ਤਿਨ ਧਰੇ। _ਨਿਜੁ _ਆਲੈ ਤੈ ਨਿਕਸਨਿ ਕਰੇ। 
ਮੁਸਕੀ ਤਾਜੀ ਚੜੀ _ਬਿਰਾਜੈ। _ਨਿਸ ਕੋ ਮਨੋ ਚੰਦੂਮਾ _ਲਾਜੈ। _੨੯। 


ਹਾਵੀ” 
ਸ੍ਯਾਮ ਛੁਟੇ ਕਚ _ਕਾਂਧਨ ਉਪਰਿ ਸੋਭਿਤ ਹੈ ਅਤਿਹੀ ਘੁੰਘਰਾਰੇ। 
ਹਾਰ ਸਿੰਗਾਰ ਦਿਪੈ ਅਤਿ ਚਾਰੁ ਸੁ ਮੋ ਪਹਿ ਤੇ ਨਹਿ ਜਾਤ ਉਚਾਰੇ। 
ਰੀਝਤ ਦੇਵ ਅਦੇਵੇ ਸਭੈ ਸੁ ਕਹਾ ਬਪੁਰੇ ਨਰ ਦੇਵ ਬਿਚਾਰੇ। 
ਬਾਲ ਕੌ ਰੋਕ ਸਭੈ ਤਜਿ ਸੋਕ ਤ੍ਰਿਲੋਕ ਕੋ ਲੋਕ ਬਿਲੋਕਿਤ ਸਾਰੇ। ੩0। 


ਹਾਰ _ਸਿੰਗਾਰ ਬਨਾਇ ਕੈ ਸੁੰਦਰਿ ਅੰਜਨ ਆਖਿਨ ਆਂਜਿ ਦੀਯੋ। 
ਅਤਿਹੀ ਤਨ ਬਸਤ੍ਰ ਅਨੂਪ ਧਰੇ ਜਨ ਕੰਦ੍ਰਪ ਕੋ ਬਿਨੁ _ਦੁਪ ਕੀਯੋ। 
ਕਲਗੀ _ਗਜਗਾਹ _ਬਨੀ ਘੁੰਘਰਾਰ ਚੜੀ _ਹਯ _ਕੈ _ਹੁਲਸਾਤ ਹੀਯੋ। 
ਬਿਨੁ ਦਾਮਨ ਹੀ ਇਹ ਕਾਮਨਿ ਯੋ ਸਭ _ਭਾਮਿਨਿ ਕੋ ਮਨ ਮੋਲ ਲੀਯੋ। _੩੧। 


ਸੀਸ _ਫਬੈ _ਕਲਗੀ ਤੁਰਰੋ ਸੁਭ _ਲਾਲਨ _ਕੋ_ਸਰਪੇਚ _ਸੁਹਾਯੋ। 
ਹਾਰ ਅਪਾਰ ਧਰੇ ਉਰ ਮੈ ਮਨੁ ਦੇਖਿ ਮਨੋਜਵ ਕੋ ਬਿਰਮਾਯੋ। 
ਬੀਰੀ _ਚਬਾਤ _ਕਛੂ _ਮੁਸਕਾਤ _ਬੈਧੇ _ਗਜਗਾਹ _ਤੁਰੰਗ _ਨਚਾਯੋ। 
ਸ੍ਯਾਮ _ਭਨੈ ਮਹਿ ਲੋਕ ਕੀ ਮਾਨਹੁ _ਮਾਨਨਿ ਕੋ ਮਨੁ _ਮੋਹਨੁ ਆਯੋ। ੩੨। 


ਦੰਹਰਾ 
ਪ੍ਰਭਾਵਤੀ ਰਾਨੀ ਤਬੈ ਤਾ ਕੋ ਰੂਪ ਨਿਹਾਰਿ। 
ਰੀਝਿ ਅਧਿਕ ਚਿਤ ਮੈ ਰਹੀ ਹਰ ਅਰਿ ਸਰ ਗਯੋ _ਮਾਰਿ। ੩੩। 


ਕਾ/ਭਤ 
ਕੈਧੋ ਕਾਹੂ ਰਿਖਿ ਇੰਦੂ ਆਸਨ ਤੇ ਟਾਰਿ ਦਯੋ 
ਕੈਧੋ ਇਹ ਸੂਰਜ ਸਰੂਪ ਧਰਿ ਆਯੋ ਹੈ। 
ਕੈਧੋ ਚੰਦੂ _ਚੰਦੂਲੋਕ ਛੋਰਿ ਕੈ ਸਿਪਾਹੀ ਬਨ 
ਮੇਰੇ ਜਾਨ ਤੀਰਥ ਅਨ੍ਹੈਬੈ ਕੋ ਸਿਧਾਯੋ _ਹੈ। 
ਕੈਧੋ ਹੈ ਅਨੰਗ ਅਰੁਧੰਗਕ ਕੇ ਅੰਤਕ ਤੇ 
ਮਾਨੁਖ ਕੋ ਰੂਪ ਕੈ ਕੈ ਆਪੁ ਕੌ ਛਪਾਯੋ_ਹੈ। 
ਕੈਧੋ ਯਹ ਸਸਿਯਾ ਕੇ ਰਸਿਯਾ ਨੈ ਕੋਪ ਕੈ ਕੈ 
ਮੋਰੇ ਛਲਬੇ ਕੌ ਕਛੂ ਛਲ ਸੋ ਬਨਾਯੋ _ਹੈ। ੩੪। 


ਚਰਿਤ੍ਰ ਪਾਖਿਆਨ ੪੧੫ 


ਇਕ ਦਿਨ ਉਸ ਇਸਤਰੀ ਨੇ ਇਉਂ ਕੀਤਾ। ਝਰੋਖੇ ਵਿਚ ਬੈਠ ਕੇ ਸਲਾਮੀ ਲਈ। ਸਭ 
ਸੂਰਮਿਆਂ ਨੂੰ ਬੁਲਾ ਲਿਆ। ਇਹ (ਗੱਲ) ਸੁਣ ਕੇ ਉਰਬਸੀ ਨੇ ਵੀ ਭੇਦ ਪਾ ਲਿਆ।੨੮। 


(ਉਸ ਨੇ) ਉਹੀ ਗਹਿਣੇ ਸ਼ਰੀਰ ਉਤੇ ਸਜਾ _ਲਏ ਅਤੇ ਆਪਣੇ ਘਰ ਵਿਚੋਂ ਨਿਕਲ 
ਪਈ। (ਉਹ) ਕਾਲੇ ਘੋੜੇ ਉਤੇ ਚੜ੍ਹੀ ਇੰਜ ਸ਼ੋਭ ਰਹੀ ਸੀ ਮਾਨੋ ਰਾਤ ਨੂੰ ਚੰਦ੍ਰਮਾ ਵੀ ਲਜਾ 
ਰਿਹਾ ਹੋਵੇ।੨੯। 
ਹਾਵੀ” 


ਦੀ ਗੱਲ ਹੀ ਕੀ ਹੈ। ਇਸਤਰੀ ਨੂੰ ਰੋਕ ਕੇ 
ਲੋਕ ਵੇਖ _ਰਹੇ _ਹਨ।੩0। 

ਉਸ ਸੁੰਦਰੀ ਨੇ _ਹਾਰ ਸ਼ਿੰਗਾਰ ਬਣਾ ਕੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ। 
ਸ਼ਰੀਰ ਉਤੇ ਅਤਿ ਸੁੰਦਰ ਬਸਤ੍ਰ ਧਾਰਨ ਕਰ ਕੇ, ਮਾਨੋ ਕਾਮ ਦੇਵ ਨੂੰ ਬਿਨਾ ਹੰਕਾਰ ਦੇ ਕਰ 
ਦਿੱਤਾ ਹੋਵੇ। (ਉਸ ਨੇ) ਕਲਗੀ ਅਤੇ “ਗਜਗਾਹ” (ਸਿਰ ਦਾ ਇਕ ਭੂਸ਼ਣ) ਸਜਾ ਕੇ ਘੁੰਘਰਾਲੇ 
ਵਾਲਾਂ _ਨਾਲ _ਉਹ ਪੁਸੰਨਤਾ ਪੂਰਵਕ ਘੋੜੇ _ਉਤੇ ਚੜ੍ਹੀ ਹੈ। ਬਿਨਾ ਦੰਮਾਂ ਦੇ ਇਸ ਇਸਤਰੀ 
ਨੇ ਸਾਰੀਆਂ ਇਸਤਰੀਆਂ ਦਾ ਮਨ ਮੁੱਲ ਲ ਲਿਆ ਹੈ।੩੧। 

ਸਿਰ _ਉਤੇ ਕਲਗੀ ਅਤੇ ਤੁੱਰਾ ਫਬ _ਰਿਹਾ ਹੈ ਅਤੇ ਲਾਲਾਂ ਨਾਲ ਜੜ੍ਹਿਆ ਹੋਇਆ 
'ਸਰਪੇਚ” (ਸਿਰ ਦਾ ਇਕ ਭੂਸ਼ਣ) ਸ਼ੋਭ ਰਿਹਾ _ਹੈ। ਗਲ ਵਿਚ _ਬਹੁਤ ਹਾਰ ਪਾਏ ਹੋਏ ਹਨ 
(ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਦਾ ਮਨ ਵੀ ਭਰਮਾ ਜਾਂਦਾ ਹੈ। ਪਾਨ ਨੂੰ ਚਬਾਉਂਦੇ ਹੋਇਆਂ 
ਕੁਝ ਮੁਸਕਰਾ ਕੇ _'ਗਜਗਾਹ” ਨਾਲ ਸਜੇ ਹੋਏ ਘੋੜੇ ਨੂੰ ਨਚਾਂਦੀ ਹੈ। ਕਵੀ ਸਿਆਮ ਕਹਿੰਦਾ 
ਹੈ ਮਾਨੋ (ਇਹ) ਮਾਤ _ਲੋਕ _ਦੀਆਂ ਇਸਤਰੀਆਂ ਦੇ ਮਨ ਨੂੰ ਮੋਹਣ ਆਈ ਹੋਵੇ।੩੨। 
ਦੰਹਰਾ 

ਤਦ ਪ੍ਰਭਾਵਤੀ ਰਾਣੀ ਉਸ ਦੇ ਰੂਪ ਨੂੰ ਵੇਖ ਕੇ ਮਨ ਵਿਚ ਬਹੁਤ ਖ਼ੁਸ਼ ਹੋ ਗਈ 
(ਕਿਉਂਕਿ ਉਸ ਨੂੰ) “ਹਰ-ਅਰਿ” (ਕਾਮ ਦੇਵ) ਤੀਰ ਮਾਰ ਗਿਆ _ਸੀ।੩੩। 


ਕਾ/ਭੱਤਾ 


(ਉਹ ਸੋਚਦੀ ਸੀ) ਕਿ ਕਿਸੇ ਰਿਸ਼ੀ ਨੇ ਇੰਦਰ ਨੂੰ ਆਸਣ ਤੋਂ ਹਟਾ ਦਿੱਤਾ ਹੋਵੇ, ਜਾਂ 
ਸੂਰਜ ਹੀ ਇਹ _ਸਰੂਪ ਧਾਰਨ ਕਰ ਕੇ ਆਇਆ ਹੈ। ਜਾਂ ਚੰਦੂਮਾ ਚੰਦੁਲੋਕ ਨੂੰ ਛਡ ਕੇ 


ਸਿਪਾਹੀ ਬਣ ਕੇ ਮੇਰੀ ਜਾਚੇ ਤੀਰਥ _ਉਤੇ ਇਸ਼ਨਾਨ ਕਰਨ ਆਇਆ ਹੈ। ਜਾਂ ਸ਼ਿਵ 
('ਅਰੁਧੰਗਕ”) ਦੇ ਡਰ _('ਅੰਤਕ”--'ਅੰਤਕ”) ਤੋਂ ਕਾਮ ਦੇਵ ਨੇ ਮਨੁੱਖ ਦਾ ਰੂਪ _ਧਾਰ ਕੇ 
ਆਪਣੇ ਆਪ ਨੂੰ ਲੁਕਾਇਆ ਹੈ। ਜਾਂ _ਸਸਿਯਾ ਦੇ “ਰਸਿਯਾ” (ਪੇੇਮੀ, ਪੁੰਨੂੰ) ਨੇ ਕ੍ਰੋਧ ਕਰ ਕੇ 


ਮੈਨੂੰ _ਛਲਣ ਲਈ ਕੋਈ ਛਲ _ਕੀਤਾ ਹੈ।੩੪। 


੪੧੬ ਸੀ _ਦਸਮ-ਗ੍ਰੰਥ ਸਾਹਿਬ 


ਚੱਲ? 
ਨਹਿ ਤਬ ਲੌ ਨਿਕਟ ਗਯੋ _ਵਹੁ _ਆਈ। 
ਰੂਪ ਨਿਹਾਰਿ ਮਤ ਹ੍ਹੈ ਝੂਲੀ। ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੀ। ੩੫। 


< 


ਸੋਭਾ ਸੁਨਿ ਤੁਮਰੀ ਤਮਾਸੇ ਕਾਜ ਆਯੋ _ਹੋ। _੩੮। 
ਮਾਵੰਯਾ 
ਤੇਰੀ ਸੋਭਾ ਸੁਨਿ ਕੈ ਸੁਨਿ ਸੁੰਦਰਿ ਆਯੋ ਈਹਾ ਚਲਿ ਕੋਸ ਹਜਾਰੌ। 
ਆਜੁ ਮਹੂਰਤ ਹੈ ਤਿਤ ਕੋ ਕਛੁ ਸਾਥ ਮਿਲੈ ਨਹੀ ਤ੍ਰਾਸ ਬਿਚਾਰੌ। 
ਰੀਤ ਹੈ ਧਾਮ ਇਹੈ ਹਮਰੇ ਨਿਜੁ ਨਾਰਿ ਬਿਨਾ ਨਹੀ ਔਰ ਨਿਹਾਰੋ। 
ਖੇਲੋ _ਹਸੋ ਸੁਖ ਸੋ ਤੁਮ ਹੂੰ ਮੁਹਿ ਦੇਹੁ ਬਿਦਾ ਸਸੁਰਾਰਿ ਸਿਧਾਰੌ। ੩੯੧ 


ਬਾਤ ਬਿਦਾ ਕੀ ਸੁਨੀ ਜਬ ਹੀ ਬਿਨੁ ਚੈਨ ਭਈ ਨ ਸੁਹਾਵਤ ਜੀ ਕੀ। 
ਲਾਲ _ਗੁਲਾਲ ਸੀ ਬਾਲ ਹੁਤੀ ਤਤਕਾਲ ਭਈ ਮੁਖ ਕੀ ਛੜਿ ਫੀਕੀ। 
ਹਾਥ _ਉਚਾਇ ਹਨੀ ਛਤਿਯਾ ਉਰ ਪੈ ਲਸੈ ਸੌ ਮੁੰਦਰੀ ਅੰਗੁਰੀ ਕੀ। 
ਦੇਖਨ ਕੋ _ਪਿਯ ਕੌ ਤਿਯ ਕੀ ਪ੍ਰਗਟੀ ਅਖਿਯਾ ਜੁਗ ਜਾਨੁਕ ਹੀ ਕੀ। ੪0। 


ਚਰਿਤ੍ਰ ਪਾਖਿਆਨ ੪੧੭ 

ਜੱਪਣਾ 

ਅਜੇ ਉਹ ਇਹ ਗੌਲ ਕਹਿ ਹੀ ਨਹੀਂ ਸਕੀ ਸੀ ਕਿ ਉਦੋਂ ਤਕ ਉਹ ਉਸ ਦੇ ਕੋਲ 
ਆ ਗਈ। (ਉਸ ਦਾ) ਰੂਪ ਵੇਖ ਕੇ ਉਹ ਮਸਤ ਹੋ ਗਈ ਅਤੇ ਉਸ ਨੂੰ ਘਰ ਦੀ ਸਭ 
ਸੁੱਧ-ਬੁੱਧ ਭੁਲ ਗਈ।੩੫। 
ਡਰਨਾ 

(ਉਸ ਨੇ ਆਪਣੇ) ਬਹੁਤ ਸਾਰੇ ਦੂਤਾਂ ਨੂੰ ਬੇਸ਼ੁਮਾਰ ਧਨ ਦੇ ਭੇਜਿਆ ਕਿ (ਉਸ ਨੂੰ ਜਾ 
ਕੇ) ਕਹੋ ਕਿ ਕ੍ਰਿਪਾ ਕਰ ਕੇ ਇਕ ਮਹੂਰਤ (ਦੋ ਘੜੀਆਂ ਜਿੰਨੇ ਸਮੇਂ) ਲਈ ਇਸ ਘਰ ਵਿਚ 
ਠਹਹਰੋ ।੩੬। 
ਕਾ/ਝੱਤਾ 


(ਰਾਣੀ ਸੁੰਦਰੀ ਨੂੰ ਸੰਬੋਧਿਤ ਹੋ ਕੇ ਕਹਿਣ ਲਗੀ) ਕੀ (ਤੁਸੀਂ) 'ਅਲਿਕੇਸ” (ਕੁਬੇਰ) 
ਹੋ, ਕਿ ਚੰਦ੍ਰਮਾ, ਸੂਰਜ, ਜਾਂ ਸੁੰਦਰਤਾ ਦਾ ਹੀ ਭੇਸ ਹੋਕੇ ਸੰਸਾਰ ਵਿਚ ਸ਼ੋਭ ਰਹੇ ਹੋ। ਜਾਂ_ ਤੁਸੀਂ 
ਸ਼ੇਸ਼ਨਾਗ ਹੋ, ਇੰਦਰ ਹੋ, ਗਣੇਸ਼ ਹੋਂ, ਮਹੇਸ਼ ਹੋ, ਜਾਂ _ਵੇਦਾ ਵਿਚ ਦਸੇ ਜਗਦੀਸ਼ ਦਾ ਰੂਪ ਹੋ। 
ਜਾਂ ਤੁਸੀਂ _ਕਾਲਿੰਦ੍ਰੀ (ਜਮੁਨਾ) ਦੇ ਸੁਆਮੀ (ਸੀ ਕ੍ਰਿਸ਼ਨ) ਹੋ _ਜਾਂ_ਤੁਸੀਂ ਹੀ ਵਰੁਣ ਹੋ ਜਾਂ 
(ਤੁਸੀਂ) ਕਿਹੜੇ ਦੇਸ ਦੇ ਰਾਜੇ ਦੇ ਪੁੱਤਰ ਹੋ। _ਹੇ ਮੇਰੇ ਸੁਆਮੀ! ਕਿਸ ਕੰਮ ਲਈ 


ਦਸੋ 
ਆਪਣੇ ਦੇਸ਼ ਨੂੰ _ਛਡ ਕੇ ਨੌਕਰੀ ਕਰਨ ਲਈ ਇਸ ਭੇਸ ਵਿਚ ਸਾਡੇ ਦੇਸ਼ ਵਿਚ ਆਏ 
ਹੋ।੩੭। 

(ਉਰਬਸੀ ਨੇ ਉੱਤਰ ਦਿੱਤਾ) ਮੈਂ _ਨ ਅਲਿਕੇਸ ਹਾਂ, ਨ ਚੰਦੂਮਾ ਹਾਂ? ਨ ਸੂਰਜ ਹਾਂ? 
ਅਤੇ ਨ ਹੀ ਸੁੰਦਰਤਾ ਦਾ ਭੇਸ ਧਾਰ ਕੇ ਜਗਤ ਵਿਚ ਸ਼ੋਭ ਰਿਹਾ ਹਾਂ। ਨ ਮੈਂ ਸ਼ੇਸ਼ਨਾਗ ਹਾਂ, 
ਨ ਇੰਦਰ ਹਾਂ, ਨ ਗਣੇਸ਼ ਹਾਂ, ਨ ਹੀ ਮਹੇਸ਼ ਹਾਂ ਅਤੇ ਨ ਹੀ ਵੇਦਾਂ ਵਿਚ ਦਸਿਆ ਜਗਦੀਸ਼ 
ਹਾਂ। ਨ ਮੈਂ ਕਾਲਿੰਦੀ ਦਾ ਪਤੀ (ਕ੍ਰਿਸ਼ਨ) ਹਾਂ, ਨ ਭਿਖਿਆ ਮੰਗਣ ਵਾਲਾ _(ਵਾਮਨ ਅਵਤਾਰ) 
ਹਾਂ, ਨ ਵਰੁਣ ਹਾਂ, ਬਸ _ਦੌਖਣ ਦੇਸ ਦੇ ਰਾਜੇ ਦਾ ਪੁੰਤਰ ਹਾਂ। ਮੇਰਾ ਨਾਮ ਮੋਹਨ ਹੈ ਅਤੇ 
ਅਗੇ _ਸੌਹਰੇ ਘਰ ਜਾ ਰਿਹਾ _ਹਾਂ। ਤੁਹਾਡੀ ਸ਼ੋਭਾ ਸੁਣ ਕੇ _ਦਰਸ਼ਨ ਕਰਨ ਲਈ ਆਇਆ 
ਹਾਂ।੩੮। 


੭ਾਵੀਯ੍ਾ 
ਹੇ ਸੁੰਦਰੀ! ਤੇਰੀ ਸ਼ੋਭਾ ਸੁਣ ਕੇ ਹਜ਼ਾਰਾਂ ਕੋਹ ਚਲ ਕੇ ਇਥੇ ਆਇਆ ਹਾਂ। ਜੇ ਅਜ ਦੇ 
ਹੈ ਕਿ ਆਪਣੀ ਪਤਨੀ ਤੋਂ ਛਡ ਕੇ ਹੋਰ ਕਿਸੇ ਨੂੰ ਨਹੀਂ ਵੇਖਣਾ। ਤੁਸੀਂ ਸੁਖ ਪੂਰਵਕ ਹਸੋ, 
ਮੈਨੂੰ ਵਿਦਾ ਕਰੋ ਕਿ _ਸੋਹਰੇ ਘਰ _ਜਾਵਾਂ।੩੯। 
“_ (ਉਸ ਨੇ) ਵਿਦਾ ਹੋਣ ਦੀ ਗੱਲ ਸੁਣੀ ਤਾਂ ਉਹ ਮਨ ਵਿਚ ਬੇਚੈਨ ਹੋ ਗਈ 
ਨੂੰ ਚੋਗੀ ਨ ਲਗੀ। _ਗੁਲਾਲ ਵਰਗੀ ਲਾਲ ਇਸਤਰੀ ਸੀ, ਪਰ ਉਸ ਦੇ ਮੁਖ ਦਾ 
ਉਤੇ 
ਨੂੰ 


4' ਕੈ 
ਮੂੰਹੋ &॥ 


ਫਿਕਾ ਪੈ ਗਿਆ। (ਉਸ ਨੇ) ਹੱਥ ਚੁਕ ਕੇ ਛਾਤੀ ਉਤੇ ਮਾਰੇ। ਛਾਤੀ 
ਅੰਗੁਲੀਆਂ ਵਿਚ ਪਾਈਆਂ ਮੁੰਦਰੀਆਂ ਦੇ ਨਿਸ਼ਾਨ ਇਸ ਤਰ੍ਹਾਂ ਲਗ ਰਹੇ ਸਨ ਮਾਨੋ ਪ੍ਰਿਯ 
ਵੇਖਣ ਲਈ ਇਸਤਰੀ ਦੇ ਹਿਰਦੇ _('ਹੀ”) ਦੀਆਂ ਦੋਵੇਂ ਅਖਾਂ ਖੁਲ੍ਹ ਗਈਆਂ _ਹੋਣ।੪0। 


ਸੀ _ਦਸਮ-ਗੁੁੰਥ ਸਾਹਿਬ ਚਰਿਤ੍ਰ ਪਾਖਿਆਨ ੪੧੯ 


ਦੰਹਰਾ” ਦੰਹਰਾ 
ਮਨੁ _ਤਰਫਤ ਤਵ ਮਿਲਨ ਕੋ ਤਨੁ ਭੇਟਤ ਨਹਿ ਜਾਇ। 
ਜੀਭ _ਜਰੋ ਤਿਨ ਨਾਰਿ ਕੀ ਦੈ ਤੁਹਿ ਬਿਦਾ ਬੁਲਾਇ। ੪੧। 


(ਮੇਰਾ) ਮਨ ਤੈਨੂੰ ਮਿਲਣ ਲਈ _ਤੜਪਦਾ ਹੈ, ਪਰ _ਸ਼ਰੀਰ ਮੇਲਿਆ ਨਹੀਂ ਜਾ ਸਕਦਾ 


ਕਾ/ਭਾਤ 

ਕੋਊ ਦਿਨ ਰਹੋ _ਹਸਿ ਬੋਲੋ ਆਛੀ ਬਾਤੈ 

ਕਹੋ ਕਹਾ ਸਸੁਰਾਰਿ ਕੀ ਅਨੋਖੀ ਪ੍ਰੀਤਿ ਪਾਗੀ ਹੈ 
ਰਾਜਾ 


ਉਸ ਇਸਤਰੀ ਦੀ ਜ਼ਬਾਨ ਸੜ ਜਾਏ ਜੋ _ ਤੈਨੂੰ ਵਿਦਾ ਬੁਲਾ _ਦੇਵੇ।੪੧। 


ਕਾ/ਭੱਤਾ 


(ਫਿਰ ਰਾਣੀ ਕਹਿਣ ਲਗੀ) ਕੁਝ ਦਿਨ ਰਹੋਂ, ਹੱਸ ਕੇ ਚੰਗੀਆਂ ਚੰਗੀਆਂ ਗੱਲਾਂ ਕਰੋ, 


ਕੰਹੋ_ਰਾਜ ਲੰੜੇਂ ਆ ਲੈ ਹੈਕੈ ਰਾਜ ਕੀਜੈ ਦਸੋ _ਸੋਹਰਿਆਂ ਦਾ ਅਜਿਹਾ ਅਨੋਖਾ ਪ੍ਰੇਮ ਕਿਉ ਪਾਲ ਰਖਿਆ ਹੈ। ਇਥੋਂ ਦਾ ਰਾਜ ਲੈ ਲੋ 
ਹੋਜ਼ ਚਾਇ _ਦੀਜੋਂ ਮੋਹਿ ਯਹ ਜਿਜ ਜਰੀ _ੈ। ਅਤੇ ਰਾਜਾ ਬਣਾ ਕੇ ਇਥੇ _ਰਾਜ ਕਰੋ; ਹੱਥ ਚੁਕ ਕੇ ਮੈਨੂੰ ਉਹੋ ਕੁਝ ਦੇ ਦਿਓ ਜਿਸ (ਦੀ 
ਤਮ ਕੈ ਰਿਹਾਰਿ ਕਿਥੋ ਅਰ ਨੈ ਜੂ ਮਾਰ ਮੋ ਫੈ ਇੱਛਾ) ਮੇਰੇ ਮਨ ਵਿਚ ਪੈਂਦਾ ਹੋਈ ਹੈ। ਤੁਹਾਨੂੰ ਵੇਖ ਕੇ ਮੇਰੇ ਉਤੇ ਕਾਮ ਦੇਵ ਨੇ ਹਮਲਾ 
ਤਾਂ ਤੇ ਬਿਸੰਭਰ ਭਈ ਨੀਂਦ ਭਖਿ ਭਾਗੀ ਰੋਂ। ਕੀਤਾ ਹੈ ਜਿਸ ਕਰ ਕੇ ਬੇਸੁਧ ਹੋ ਗਈ ਹਾਂ ਅਤੇ ਨੀਂਦਰ ਅਤੇ ਭੁਖ ਖ਼ਤਮ ਹੋ ਗਈ ਹੈ। 
ਤਹਾ ਕੌਨ ਜੈਯੇ ਮੇਰੀ ਸੇਜ ਕੋ ਸੁਹੈਯੈ ਆਨਿ (ਤੁਸੀਂ) ਉਥੇ ਨ ਜਾਓ ਅਤੇ ਆ ਕੇ ਮੇਰੀ ਸੇਜ ਨੂੰ ਸੁਹਾਵਣਾ ਬਣਾਓ; ਹੇ ਨਾਥ! ਭੈੜੀ ਲਗਨ 
ਲਗਨ _ਨਿਗੌਡੀ ਨਾਥ _ਤੇਰੇ ਸਾਥ _ਲਾਗੀ_ਹੈ। _੪੨। ਤੇਰੇ ਨਾਲ _ਲਗ _ਗਈ _ਹੈ।੪੨ 

ਏਕ ਪਾਇ ਸੇਵਾ ਕਰੋਂ ਚੇਰੀ ਹ੍ਹੇ ਕੈ ਨੀਰ ਭਰੋ (ਸੈਂ) ਇਕ ਪੈਰ (ਉਤੇ ਖੜੀ ਹੋਕੇ) ਸੇਵਾ ਕਰਾਂਗੀ, ਦਾਸੀ _ਬਣ ਕੇ ਤੁਹਾਡਾ ਪਾਣੀ 
ਤੁਹੀ ਕੌ ਬਰੌ ਮੋਰੀ ਇਛਾ ਪੂਰੀ ਕੀਜਿਯੈ। ਭਰਾਂਗੀ, ਤੁਹਾਨੂੰ ਹੀ _ਵਰਾਂਗੀ, ਮੇਰੀ (ਇਹ) ਇੱਛਾ ਪੂਰੀ ਕਰ _ਦਿਓ। ਇਹ ਰਾਜ ਲੈ ਲਵੋ 
ਯਹੈ ਰਾਜ ਲੇਹੁ ਹਾਥ ਉਠਾਇ ਮੋ ਕੌ ਟੂਕਾ ਦੇਹੁ ਅਤੇ ਹੱਥ ਚੁਕ ਕੇ ਮੈਨੂੰ `ਕੁਝ ਖਾਣ ਲਈ ਦਿਓ; ਮੇਰੇ ਨਾਲ ਪ੍ਰੇਮ ਵਧਾਓ, ਹੇ ਪ੍ਰੀਤਮ! ਜਿਸ 
ਹਮ ਸੋ ਬਢਾਵ ਨੇਹੁ ਜਾ ਤੇ ਲਾਲ ਜੀਜਿਯੈ। ਕਰ ਕੇ _ਜੀ_ਸਕਾਂ। ਜੇ ਕਹੋ, ਤਾਂ ਵਿਕ ਜਾਵਾਂਗੀ, ਜਿਥੇ _ਕਹੋ, _ਉਥੇ ਚਲੀ ਜਾਵਾਂਗੀ; _ਹੇ 
ਜੋ ਕਹੋ ਬਿਕੈਹੌ ਜਹਾ _ਭਾਖੋ ਤਹਾ ਚਲੀ ਜੈਹੌ ਨਾਥ! (ਮੇਰਾ) ਅਜਿਹਾ _ਹਾਲ ਵੇਖ _ਕੇ _ਕਦੇ ਤਾਂ ਤਰਸ ਆਉਣਾ ਚਾਹੀਦਾ _ਹੈ। _ਇਥੇ _ਹੀ 
ਐਸੋ ਹਾਲ _ਹੇਰਿ ਨਾਥ ਕਬਹੂੰ ਪ੍ਰਸੀਜਿਯੈ। ਰਹੋਂ, ਹੱਸ ਕੇ ਬੋਲੋ ਅਤੇ ਚੰਗੀਆਂ _ਚੰਗੀਆਂ _ਗੱਲਾਂ _ਕਰੋ ਅਤੇ _ਸੌਹਰੇ _ਜਾਣ ਦਾ _ਫਿਰ_ ਨਾਂ 


ਡਵੀਯ 
ਕ੍ਯੋ ਨਿਜੁ ਤ੍ਰਿਯ ਤਜਿ ਕੇ ਸੁਨਿ ਸੁੰਦਰਿ ਤੋਹਿ ਭਜੇ ਧੂਮ ਜਾਤ ਹਮਾਰੋ 
ਰਾਜ ਕਰੌ ਅਪਨੇ _ਤੁਮਹੀ ਸੁਖ ਸੋ_ਇਨ _ਧਾਮਨ ਬੀਚ _ਬਿਹਾਰੋਂ। 
ਮੈ ਪ੍ਰਗਟਿਯੋ ਜਬ ਤੇ ਤਬ ਤੇ ਤਜਿ ਕਾਨਿ ਤ੍ਰਿਯਾ ਨਹਿ ਆਨ ਨਿਹਾਰੋ। 
ਕ੍ਯਾ ਤੁਮ ਖ੍ਯਾਲ ਪਰੋ ਹਮਰੇ ਮਨ ਧੀਰ _ਧਰੋਂ _ਰਘੂਨਾਥ ਉਚਾਰੋ ੪੪। 


ਕਰਿ ਉਪਾਇ ਕਰੋ ਲਲਨਾ ਤੁਮ ਕੇਲ ਕਰੇ ਬਿਨੁ ਮੈ ਨ ਟਰੋਂਗੀ। 
ਭਾਜਿ ਰਹੋਬ ਕਹਾ ਹਮ ਤੇ ਤੁਮ ਭਾਤਿ ਭਲੀ ਤੁਹਿ ਆਜ ਬਰੋਂਗੀ 
ਜੋ ਨ ਮਿਲੋ ਤੁਮ ਆਜੁ ਹਮੈ ਅਬਹੀ ਤਬ ਮੈ ਬਿਖ ਖਾਇ ਮਰੋਂਗੀ। 2 
ਪ੍ਰੀਤਮ ਕੇ ਦਰਸੇ ਪਰਸੇ ਬਿਨੁ ਪਾਵਕ ਮੈਨ ਪ੍ਰਵੇਸ ਕਰੈਂਗੀ। ੪੫। ਅਗਨੀ ਵਿਚ ਪ੍ਰਵੇਸ਼ ਕਰ _ਲਵਾਂਗੀ।੪੫ 
ਹਨ ਡਾ ਮੰਹਨ ਦੀ /ਕੈਹਾ-- ਰ੍‌ 
ਚੱਪਣਾ ਜ਼ੱਪਣਾੰ 
ਰੀਤਿ ਯਹੈ ਕੁਲ ਪਰੀ ਹਮਾਰੇ। ਸੁ ਮੈ ਕਹਤ ਹੋ ਤੀਰ ਤਿਹਾਰੇ। 
ਚਲ ਕਿਸਹੁੰ ਕੇ ਧਾਮ ਨ ਜਾਹੀ। ਚਲਿ ਆਵੈ ਛੋਰੈ ਤਿਹ ਨਾਹੀ। ੪੬। 


ਜਬ _ਯਹ ਬਾਤ ਤ੍ਰਿਯਹਿ ਸੁਨਿ _ਪਾਈ। _ਨਿਜੁ ਮਤਿ ਬੀਚ _ਯਹੈ _ਠਹਰਾਈ। 
ਹੋ _ਚਲਿ ਧਾਮ ਮੀਤ ਕੇ ਜੈਹੋ। __ਮਨ ਭਾਵਤ ਕੇ ਭੋਗ ਕਮੈਹੋ। 8੭ 


(ਉਰਬਸੀ ਨੇ ਉੱਤਰ ਦਿੱਤਾ--) ਹੇ ਸੁੰਦਰੀ! ਸੁਣੋ, ਜੇ ਆਪਣੀ ਇਸਤਰੀ ਛਡ ਕੇ ਤੇਰੇ 
ਨਾਲ ਸੰਯੋਗ ਕਰਦਾ ਹਾਂ ਤਾਂ ਮੇਰਾ ਧਰਮ ਨਸ਼ਟ ਹੁੰਦਾ ਹੈ। ਤੂੰ ਆਪਣਾ ਰਾਜ ਆਪ ਹੀ _ ਸੁਖ 
ਪੂਰਵਕ ਕਰ ਅਤੇ ਇਨ੍ਹਾਂ _ਮਹੱਲਾਂ ਵਿਚ _ਵਸ। ਜਦੋਂ ਦਾ ਮੈਂ ਪ੍ਰਗਟ ਹੋਇਆ ਹਾਂ, ਉਦੋਂ ਤੋਂ 
ਮਰਯਾਦਾ ਛਡ ਕੇ ਕਿਸੇ ਹੋਰ ਇਸਤਰੀ ਨੂੰ ਨਹੀਂ ਵੇਖਿਆ। ਤੂੰ ਮੇਰੇ ਖ਼ਿਆਲ ਕਿਉਂ ਪੈ ਗਈ 
ਮਨ ਵਿਚ ਧੀਰਜ _ਧਾਰਨ _ਕਰ ਅਤੇ _ਰਘੂਨਾਥ _ਦਾ ਭਜਨ _ਕਰ।੪੪। 

ਹੇ ਮੇਰੇ ਪਿਆਰੇ! (ਤੁਸੀਂ) ਕਰੋੜਾਂ ਉਪਾ ਕਰੋ, ਪਰ ਮੈਂ ਤੁਹਾਡੇ ਨਾਲ ਕਾਮ-ਕੇਲ ਕਰਨ 
ਤੋਂ ਨਹੀਂ _ਟਲਾਂਗੀ। ਤੁਸੀਂ_ਮੈਥੋਂ ਭਜ ਕੇ ਕਿਥੇ ਰਹੋਂਗੇ, (ਮੈਂ) ਅਜ ਚੰਗੀ ਤਰ੍ਹਾਂ ਤੁਹਾਨੂੰ ਵਰਾਂਗੀ 
ਜੇ ਤੁਸੀਂ ਮੈਨੂੰ _ਅਜ ਨਹੀਂ _ਮਿਲੋਗੇ, ਤਦ ਮੈਂ ਹੁਣੇ ਹੀ ਜ਼ਹਿਰ ਖਾ ਕੇ ਮਰ ਜਾਵਾਂਗੀ। ਆਪਣੇ 

ਮੈਂ 


ਸਾਡੀ ਕੁਲ ਦੀ ਇਹੀ ਰੀਤ ਹੈ, ਜੋ ਮੈਂ ਤੇਰੇ ਕੋਲ ਕਹਿੰਦਾ ਹਾਂ। ਆਪ ਕਿਸੇ ਦੇ ਘਰ 
ਨਹੀਂ ਜਾਣਾ ਅਤੇ ਜੋ ਚਲ ਕੇ ਆ ਜਾਵੇ, ਉਸ ਨੂੰ ਛਡਣਾ ਨਹੀਂ1੪੬। 

ਜਦ ਇਹ ਗੌਲ ਇਸਤਰੀ ਨੇ ਸੁਣੀ ਤਾਂ ਆਪਣੀ ਬੁਧੀ ਵਿਚ ਇਹ ਸੋਚਿਆ ਕਿ ਮੈਂ 
ਚਲ ਕੇ ਮਿਤਰ ਦੇ ਘਰ ਜਾਵਾਂਗੀ ਅਤੇ _ਮਨ _ਭਾਉਂਦੇ ਭੋਗ _ਕਰਾਂਗੀ।8੭। 


੪੨0 


ਸੀ _ਦਸਮ-ਗੁੁੰਥ ਸਾਹਿਬ 


ਨਵੰਯਾ 
ਆਜੁ _ਪਯਾਨ _ਕਰੋਗੀ ਤਹਾ _ਸਖੀ ਭੂਖਨ ਬਸਤੁ _ਅਨੂਪ _ਬਨਾਊ। 
ਮੀਤ ਕੇ ਧਾਮ ਬਦ੍ਯੋ ਮਿਲਿਬੋ _ਨਿਸ ਹੋਤ ਨਹੀ ਅਬ ਹੀ ਮਿਲ ਆਊ। 
ਸਾਵਨ ਮੋ ਮਨ ਭਾਵਨ ਕੇ ਲੀਏ ਸਾਤ ਸਮੁੰਦੂਨ ਕੇ ਤਰਿ ਜਾਊ। 
ਕ੍ਰੋਰਿ ਉਪਾਉ ਕਰੌ _ਸਜਨੀ ਪਿਯ ਕੋ_ਤਨ ਕੈ ਤਨ ਭੇਟਨ ਪਾਊ। ੪੮। 


ਚੱਪਣਾ 
ਜਬ ਤੇ ਮੈ ਭਵ ਮੋ ਭਵ ਲੀਯੋ। ਆਨਿ ਤ੍ਰਿਯਾ ਸੌ ਭੋਗ ਨ ਕੀਯੋ। 
ਜੋ ਐਸੋ ਚਿਤ ਰਿਝਿਯੋ ਤਿਹਾਰੋ। ਤੌ ਕਹਾ ਬਸਿ ਚਲਤ ਹਮਾਰੋ। ੪੯। 
ਨ ਪਿਯਾਨ ਧਾਮ ਤਵ ਕਰੋ। ਨਰਕ ਪਰਨ ਤੇ ਅਤਿ ਚਿਤ ਡਰੋਂ। 
ਤੁਮਹੀ ਧਾਮ _ਹਮਾਰੇ ਐਯਹੁ। _ਮਨ _ਭਾਵਤ ਕੋ _ ਭੋਗ _ਕਮੈਯਹੁ। _੫0। 
ਬਾਤੇ ਕਰਤ _ਨਿਸਾ _ਪਰਿ ਗਈ। ਤ੍ਰਿਯ ਕੌ ਕਾਮ ਕਰਾ ਅਤਿ ਭਈ। 
ਅਧਿਕ _ਅਨੂਪਮ ਭੇਸ ਬਨਾਯੋ। _ਤਾ ਕੌ ਤਿਹ ਗ੍ਰਿਹ ਓਰ _ਪਠਾਯੋ। _੫੧। 


ਤਬ ਮੋਹਨ ਨਿਜੁ ਗ੍ਰਿਹ ਚਲਿ _ਆਯੋ। ਅਧਿਕ _ਅਨੂਪਮ ਭੇਸ _ਬਨਾਯੋ। 
ਟਕਿਯਨ ਕੀ ਚਪਟੀ __ਉਰਬਸੀ। __ਮੋਮ ਮਾਰਿ ਆਸਨ ਸੌ ਕਸੀ। ੫੨। 
ਬਿਖਿ ਕੋ ਲੇਪ ਤਵਨ ਮੋ ਕੀਯੋ। _ਸਿਵਹਿ ਰਿਝਾਇ ਮਾਂਗ ਕਰਿ _ਲੀਯੋ। 
ਜਾ ਕੇ ਅੰਗ ਤਵਨ ਸੌ ਲਾਗੈ। ਤਾ ਕੈ ਲੈ ਪ੍ਰਾਨਨ ਜਮ ਭਾਗੈ। ੫੩। 
ਤਬ ਲੌ ਨਾਰਿ ਗਈ _ਵਹੁ ਆਈ। ਕਾਮਾਤੁਰ ਹ੍ਹੈ ਕੈ _ਲਪਟਾਈ। 

ਤਾ ਕੋ ਭੇਦ ਕਛੂ ਨਹਿ ਜਾਨ੍ਯੋ। ਉਰਬਸਿ ਕੌ ਕਰਿ ਪੁਰਖ ਪਛਾਨ੍ਯੋ। _੫੪। 
ਤਾ ਸੋ ਭੋਗ ਅਧਿਕ ਜਬ ਕੀਨੋ। ਮਨ ਮੈ ਮਾਨਿ ਅਧਿਕ ਸੁਖ ਲੀਨੋ। 
ਬਿਖੁ ਕੇ ਚੜੇ ਮਤ ਤਬ ਭਈ। ਜਮ ਕੇ ਧਾਮ ਬਿਖੈ ਚਲਿ ਗਈ। ੫੫। 


ਉਰਬਸਿ ਜਬ ਤਾ ਕੋ ਬਧ ਕੀਯੋ। ਸੁਰ ਪੁਰ ਕੋ _ ਮਾਰਗ ਤਬ ਲੀਯੋ। 
ਜਹਾ ਕਾਲ ਸੁਭ ਸਭਾ _ਬਨਾਈ। _ਉਰਬਸਿ ਯੌ __ਚਲਿ ਕੈ ਤਹ ਆਈ। _੫੬। 


ਤਾ ਕੌ ਅਮਿਤ ਦਰਬੁ ਤਿਨ ਦੀਯੋ। ਮੇਰੋ ਬਡੋ ਕਾਮ ਤੁਮ ਕੀਯੋ। 


ਨਿਜੁ ਪਤਿ ਕੌ ਜਿਨ ਤ੍ਰਿਯਹਿ ਸੰਘਾਰਿਯੋ। ਤਾ ਕੋ ਤੈ ਇਹ ਭਾਤਿ ਪ੍ਰਹਾਰਿਯੋ। ੫੭। 


ਦੰਹਰਾ 
ਜਾ ਦੁਖ ਤੇ ਜਿਨਿ ਇਸਤ੍ਰਿਯਹਿ ਨਿਜੁ ਪਤਿ _ਹਨ੍ਯੋ _ਰਿਸਾਇ। 
ਤਿਸੀ ਦੋਖ ਮਾਰਿਯੋ ਤਿਸੈ ਧੰਨ੍ਯ _ਧੰਨ੍ਯ ਜਮ _ਰਾਇ। ੫੮। ੧। 


/ਏੰਤਾ ਸੀ ਲਾਠਤਹ ਪਲ੍ਯਾਨੇ ਨਲ ਲਾੜੇ ਮੰਤ ਭੂਪ ਸੰਠਾਦੇ /ਏਕ' ਸੋਂ ਨੇਂ ਲਾਂਨਤ ਸ਼ਆਪਤਨਆ 


ਡਾ _ਨਭਮ ਸਤ/ 97੯7 ੨੭੮੩੭ %ਫਲਹੰ/ 


ਚਰਿਤ੍ਰ ਪਾਖਿਆਨ ੪੨੧ 


ਹਾਵੰਯਾ 

(ਇਸਤਰੀ ਕਹਿਣ ਲਗੀ) ਹੇ ਸਖੀ! ਮੈਂ ਅਜ ਗਹਿਣੇ ਅਤੇ ਬਸਤ ਧਾਰਨ ਕਰ ਕੇ 
ਅਨੂਪਮ ਸ਼ਿੰਗਾਰ ਕਰਾਂਗੀ ਅਤੇ (ਪ੍ਰੀਤਮ ਦੇ ਘਰ _ਵਲ) _ਜਾਵਾਂਗੀ। _ਮਿਤਰ ਨੇ _ਘਰ ਮਿਲਣ 
ਲਈ ਕਿਹਾ ਹੈ, ਰਾਤ ਨਹੀਂ ਹੁੰਦੀ, ਨਹੀਂ ਤਾਂ ਹੁਣੇ ਮਿਲ ਆਉਂਦੀ। ਸਾਵਣ ਦੇ ਮਹੀਨੇ ਵਿਚ 
ਪ੍ਰੀਤਮ ਨੂੰ ਮਿਲਣ ਲਈ ਸੱਤ ਸਮੁੰਦਰ ਵੀ ਤਰ ਸਕਦੀ ਹਾਂ। ਹੇ ਸਜਨੀ! ਕਰੋੜਾਂ _ਉਪਾ ਕਰ 
ਕੇ ਪ੍ਰੀਤਮ ਦੇ ਸ਼ਰੀਰ _ਨਾਲ _ਸੈਯੋਗ ਪ੍ਰਾਪਤ _ਕਰਾਂਗੀ।੪੮। 
ਜੱਪਣਾ 

(ਉਰਬਸੀ ਨੇ _ਉੱਤਰ ਦਿੱਤਾ) ਜਦ ਦਾ ਮੈਂ ਸੰਸਾਰ ਵਿਚ ਪੁਗਟ ਹੋਇਆ ਹਾਂ, ਕਿਸੇ 
ਹੋਰ ਇਸਤਰੀ ਨਾਲ ਭੋਗ ਨਹੀਂ _ਕੀਤਾ। ਜੇ ਤੇਰੇ ਮਨ ਵਿਚ ਇਹ ਭਾਵਨਾ ਪੈਦਾ ਹੋ ਗਈ 
ਤਾਂ ਮੇਰਾ ਕੀ ਵਸ ਚਲ ਸਕਦਾ ਹੈ।੪੯। 

(ਸੈਂ) ਤੇਰੇ ਘਰ ਇਸ ਲਈ ਨਹੀਂ ਆ ਰਿਹਾ ਕਿ ਨਰਕ ਵਿਚ ਪੈਣ ਤੋਂ ਡਰਦਾ ਹਾਂ। ਤੂੰ 
ਹੀ ਮੇਰੇ ਘਰ ਆ ਜਾ ਅਤੇ ਮਨ ਭਾਉਂਦੇ ਭੋਗ ਕਮਾ ਲ1।੫0। 

ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ ਅਤੇ ਇਸਤਰੀ (ਦੇ ਮਨ ਵਿਚ) ਕਾਮ 
ਕਲਾ ਬਹੁਤ ਵੱਧ _ਗਈ। _(ਉਸ ਨੇ) ਬਹੁਤ ਸੁੰਦਰ ਭੇਸ ਬਣਾਇਆ ਅਤੇ _ਉਸ (ਮੋਹਨ) ਨੂੰ 
ਆਪਣੇ ਘਰ ਭੇਜ ਦਿੱਤਾ।੫੧। 

ਤਦ ਮੋਹਨ ਚਲ ਕੇ ਆਪਣੇ ਘਰ ਆ ਗਿਆ ਅਤੇ ਸੁੰਦਰ ਭੇਸ ਬਣਾ _ਲਿਆ। 
ਉਰਬਸੀ _ਨੇ _ਟਕਿਆਂ ਦੀ ਗੁਥਲੀ (ਦਾ ਨਕਲੀ _ਲਿੰਗ ਬਣਾ ਲਿਆ) ਅਤੇ ਮੋਮ _ਲਗਾ ਕੇ 
ਕਾਮ ਆਸਣ (ਗੁਪਤ ਅੰਗ) _ਉਤੇ ਕਸ _ਲਿਆ।੫੨। 

ਉਸ ਉਤੇ ਵਿਸ਼ ਦਾ ਲੇਪ ਕਰ ਦਿੱਤਾ। ਉਸ ਨੇ ਸ਼ਿਵ ਨੂੰ ਪ੍ਰਸੰਨ ਕਰ ਕੇ (ਵਰ) ਮੰਗ 
ਲਿਆ ਕਿ ਉਹ ਜਿਸ ਦੇ ਅੰਗ ਨਾਲ ਲਗੇ ਤਾਂ ਜਮ ਉਸ ਦੇ ਪ੍ਰਾਣ ਲੈ ਕੇ ਭਜ ਜਾਏ।੫੩। 

ਤਦ ਤਕ ਉਹ ਇਸਤਰੀ ਉਥੇ ਆ ਗਈ ਅਤੇ ਕਾਮ ਨਾਲ ਆਤੁਰ ਹੋ 
ਨਾਲ) ਲਿਪਟ ਗਈ। _ਉਸ ਦਾ ਭੇਦ ਉਹ ਨਹੀਂ ਸਮਝਦੀ ਸੀ ਅਤੇ ਉਰਬਸੀ ਨੂੰ ਪੁਰਸ਼ ਕਰ 
ਕੇ ਪਛਾਣਦੀ _ਸੀ।੫੪। 

ਜਦ ਉਸ ਨਾਲ ਬਹੁਤ ਭੋਗ ਕੀਤਾ ਅਤੇ ਮਨ ਵਿਚ ਅਧਿਕ ਸੁਖ ਮਨਾ ਲਿਆ। ਤਦ 
ਜ਼ਹਿਰ ਦੇ ਚੜ੍ਹਨ ਨਾਲ ਬੇਹੋਸ਼ ਹੋ _ਗਈ ਅਤੇ _ਜਮ ਦੇ ਘਰ ਨੂੰ ਚਲੀ _ਗਈ।੫੫। 


ਜਿਸ ਦੁਖ ਨਾਲ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਕ੍ਰੋਧਿਤ ਹੋ ਕੇ ਮਾਰਿਆ ਹੈ, 
ਉਸ ਨੂੰ ਉਸੇ ਦੁਖ ਨਾਲ ਮਾਰਿਆ ਹੈ। _ਜਮਰਾਜ ਧੰਨ _ਹੈ।੫੮। 
/ਏਥੋ ਹੂੰ ਲਾਰਤੂੰਪ/ਮਆਨ ਦੇ ਤੁਆ ਲਾਰੜ੍ਹ ਦੇ ਮੰਡੀ ਭੂਪ ਸੰਵਾਦ ਦੇ /ਏਕਾ ਯੌ ਨਵੇਂ ਲਾਰਤ੍ਹ ਦੀ ਸਆਪਤੀ 
ਭਾ ਲਭ ਹੰ/ _5$?੯/ ੨6੮੩੪ ਜਲਦਾ/ 


੪੨੨ 


ਸੀ _ਦਸਮ-ਗ੍ਰੰਥ ਸਾਹਿਬ 


ਸ਼ਵੰਯਾ 
ਪੂਰਬ ਦੇਸ ਕੋ ਏਸ ਰੂਪੇਸੂਰ ਰਾਜਤ ਹੈ ਅਲਕੇਸੂਰ ਜੈਸੋ। 
ਰੂਪ ਅਪਾਰ _ਕਰਿਯੋ ਕਰਤਾਰ _ਕਿਧੌ_ਅਸੁਰਾਰਿ ਸੁਰੇਸਨ ਤੈਸੋ। 
ਭਾਰ ਭਰੇ ਭਟ ਭੂਧਰ ਕੀ ਸਮ ਭੀਰ ਪਰੇ ਰਨ ਏਕਲ ਜੈਸੋ। 
ਜੰਗ _ਜਗੇ _ਅਰਧੰਗ ਕਰੇ _ਅਰਿ ਸੁੰਦਰ ਹੈ ਮਕਰਧੂਜ ਕੈਸੋ।੧। 


ਚੱਘਣ?/ 
ਤਾ ਕੇ ਪੂਤ ਹੋਤ ਗ੍ਰਿਹਿ ਨਾਹੀ। ਚਿੰਤ ਯਹੈ ਪੂਜਾ ਮਨ ਮਾਹੀ। 


ਇਿਰ 


ਤਬ ਤਿਹ ਮਾਤ ਅਧਿਕ _ਅਕੁਲਾਈ। ਏਕ ਤ੍ਰਿਯਾ ਤਿਹ ਨਿਕਟ ਬੁਲਾਈ। ੨। 
ਕੰਨ੍ਯਾ ਏਕ ਰਾਵ ਕੀ ਲਹੀ। ਸੋ_ਨ੍ਰਿਪ ਕੋ _ਬਰਬੇ ਕਹ _ਕਹੀ। 


ੰ 


ਰਾਇ ਪੁਰਾ ਕੇ ਭੀਤਰ ਆਨੀ। ਰੋਪੇਸ਼ੂਰ ਕੇ ਮਨ ਨਹਿ _ਮਾਨੀ। ੩। 


ਜਨ ਕਹਿ ਰਹੇ ਬ੍ਯਾਹ ਨ ਕੀਯੋ। ਤਾਹਿ ਬਿਸਾਰਿ ਚਿਤ ਤੇ ਦੀਯੋ। 
ਤਵਨ ਨਾਰਿ ਹਠਨਿ ਹਠਿ ਗਹੀ। ਤਾ ਕੇ ਦ੍ਰਾਰ ਬਰਿਸ ਬਹੁਤ ਰਹੀ। ੪। 


ਹਾਵੀਯਾ 
ਰਾਵ ਰੁਪੇਸੂਰ ਕੁਅਰਿ ਥੋ ਨ੍ਰਿਪ ਸੋ ਕੁਪਿ ਕੈ ਤਿਹ ਉਪਰ ਆਯੋ। 
ਭੇਦ ਸੁਨ੍ਯੋ ਇਨ ਹੂੰ ਲਰਬੈ ਕਹ ਸੈਨ ਜਿਤੋ ਜੁ _ਹੁਤੇ ਸੁ ਬੁਲਾਯੋ। 
ਦੁੰਦਭਿ ਭੇਰ ਬਜਾਇ _ਰਿਸਾਇ ਚੜਿਯੋ ਦਲ ਜੋਰਿ ਤੁਰੰਗ _ਨਚਾਯੋ। 
ਬ੍ਰਹਮ ਕੁਮਾਰ ਕੈ ਧਾਰ ਹਜਾਰ ਮਨੋ ਜਲ ਰਾਸਿ ਕੈ ਭੇਟਨ ਧਾਯੋ। ੫। 


ਚੱਪਾਣ 
ਉਮਡੇ ਅਮਿਤ ਸੂਰਮਾ ਦੁਹਿ _ਦਿਸਿ। ਛਾਡਤ _ਬਾਨ _ਤਾਨਿ ਧਨੁ ਕਰਿ _ਰਿਸਿ। 
ਧੁਕਿ ਧੁਕਿ ਪਰੇ ਬੀਰ ਰਨ ਭਾਰੇ। ਕਟਿ ਕਟਿ ਗਏ ਕ੍ਰਿਪਾਨਨ ਮਾਰੇ। ੬। 


ਨਾਚਤ ਭੂਤ ਪ੍ਰੇਤ _ਰਨ _ਮਾਹੀ। ਜੰਬੁਕ _ਗੀਧ ਮਾਸੁ _ਲੈ _ਜਾਹੀ। 
ਕਟਿ ਕਟਿ ਮਰੇ ਬਿਕਟ ਭਟ ਲਰਿ_ਕੈ। ਸੁਰ ਪੁਰ ਬਸੇ ਬਰੈਗਨਿਨ ਬਰਿ ਕੈ। ੭। 


ਦੰਹਾਰਾ 
ਬਜੂ ਬਾਨ _ਬਰਛਿਨ ਭਏ _ਲਰਤ ਸੂਰ _ਸਮੁਹਾਇ। 
ਝਟਪਟ ਕਟਿ ਛਿਤ ਪਰ ਗਿਰੇ ਬਸੈ ਦੇਵ ਪੁਰ ਜਾਇ। ੮। 
ਹਾਵੀਯਾ 
ਦਾਰੁਨ ਲੋਹ _ਪਰਿਯੋ ਰਨ ਭੀਤਰ ਕੌਨ _ਬਿਯੋਂ ਜੁ _ਤਹਾ ਠਹਰਾਵੈ। 
ਬਾਜੀ ਪਦਾਤ _ਰਥੀ ਰਥ _ਬਾਰੁਨ ਜੂਝੈ ਅਨੇਕ ਤੇ ਕੌਨ _ਗਨਾਵੈ। 


ਚਰਿਤ੍ਰ ਪਾਖਿਆਨ ੪੨੩ 


੭ਾਵੀਯ੍ਾ 

ਪੂਰਬ ਦੇਸ ਦਾ ਇਕ ਰੂਪੇਸੂਰ ਰਾਜਾ _ਕੁਬੇਰ _('ਅਲਕੇਸੂਰ”) _ਵਰਗਾ _ਲਗਦਾ _ਸੀ। 
ਕਰਤਾਰ ਨੇ ਉਸ ਦਾ ਰੂਪ ਬਹੁਤ (ਸੁੰਦਰ) ਬਣਾਇਆ ਸੀ ਕਿ ਦੈੱਤਾਂ ਦਾ ਵੈਰੀ ਇੰਦਰ ਵੀ 
ਉਸ ਵਰਗਾ ਨਹੀਂ _ਸੀ। ਉਹ ਪਰਬਤ _ਵਰਗੇ ਵੱਡੇ ਆਕਾਰ ਵਾਲਾ ਸੀ, ਭੀੜ ਪੈਣ ਤੇ ਉਹ 
ਇਕਲਾ ਹੀ ਰਣ ਵਿਚ ਕਾਫੀ ਸੀ। ਯੁੱਧ ਕਰਨ ਵਾਲਿਆਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੰਦਾ 
ਸੀ ਅਤੇ ਕਾਮ ਦੇਵ ('ਮਕਰਧੂਜ”) ਵਰਗਾ _ ਸੁੰਦਰ _ਸੀ।੧। 
ਚੱਪਾਣ 

ਉਸ ਦੇ ਘਰ ਕੋਈ ਪੁੱਤਰ ਨਹੀਂ ਹੁੰਦਾ ਸੀ। ਇਹੀ ਚਿੰਤਾ ਪੂਜਾ ਦੇ ਮਨ ਵਿਚ ਸੀ। ਤਦ 
ਉਸ ਦੀ ਮਾਂ ਨੇ ਬਹੁਤ ਵਿਆਕੁਲ ਹੋ ਕੇ ਇਕ ਇਸਤਰੀ ਨੂੰ ਆਪਣੇ ਕੋਲ _ਬੁਲਾਇਆ।੨। 

(ਉਸ ਨੇ) ਇਕ ਰਾਜ ਕੁਮਾਰੀ ਨੂੰ ਵੇਖਿਆ ਅਤੇ ਉਸ ਨੂੰ ਵਰਨ ਲਈ ਰਾਜੇ ਨੂੰ ਕਿਹਾ। 
ਉਸ ਨੂੰ ਰਾਜੇ ਦੇ ਨਗਰ ਵਿਚ ਲਿਆਉਂਦਾ, ਪਰ ਰੋਪੇਸ਼ੂਰ ਦੇ ਮਨ ਨੂੰ (ਉਹ) ਚੰਗੀ ਨ ਲਗੀ। ੩। 

ਲੋਕੀਂ ਕਹਿ ਥਕੇ ਪਰ (ਰਾਜੇ ਨੇ) ਵਿਆਹ ਨ ਕੀਤਾ ਅਤੇ ਉਸ ਨੂੰ ਚਿਤ ਤੋਂ ਭੁਲਾ 
ਦਿੱਤਾ। ਉਸ _ਹਠੀਲੀ ਇਸਤਰੀ ਨੇ ਹਠ ਕਰੀ ਰਖਿਆ ਅਤੇ ਉਸ ਦੇ ਦੁਆਰ ਉਤੇ ਬਹੁਤ 
ਵਰ੍ਹਿਆਂ ਤਕ _ਬੈਠੀ _ਰਹੀ।੪। 
੭ਾਵੰਯਾ 

ਰੁਪੇਸ਼ੂਰ ਰਾਜੇ ਉਤੇ _ਰਾਜ ਕੁਮਾਰੀ ਦੇ (ਪਿਤਾ) ਰਾਜੇ ਨੇ ਕ੍ਰੋਧ _ਕਰ _ਕੇ ਹਮਲਾ ਕਰ 
ਦਿੱਤਾ। ਜਦ (ਰੁਪੇਸ਼ੂਰ) ਨੇ ਇਹ ਗੱਲ ਸੁਣੀ ਤਾਂ (ਉਸ ਨੇ) ਜਿਤਨੀ ਸੈਨਾ ਸੀ, ਉਸ ਨੂੰ ਬੁਲਾ 
ਲਿਆ ਅਤੇ ਨਗਾਰੇ ਤੇ ਧੌਂਸੇ ਵਜਾ ਕੇ ਅਤੇ ਕ੍ਰੋਧ ਵਿਚ ਭਰ ਕੇ ਘੋੜੇ ਨਚਾਉਂਦੇ ਹੋਇਆਂ 
ਦਲ ਜੋੜ ਕੇ (ਇਉਂ) ਚੜ੍ਹ _ਆਇਆ ਮਾਨੋ ਬ੍ਰਹਮ ਕੁਮਾਰ (ਬ੍ਰਹਮ ਪੁੱਤਰ) ਦਰਿਆ _ਦੀਆਂ 
ਹਜ਼ਾਰਾਂ ਧਾਰਾਵਾਂ ਸਮੁੰਦਰ _(“ਜਲ-ਰਾਸਿ”) ਨੂੰ ਮਿਲਣ ਲਈ _ਚਲ ਪਈਆਂ _ਹੋਣ।੫। 
ਚੱਪਾਣ 

ਦੋਹਾਂ ਪਾਸਿਆਂ ਤੋਂ ਬੇਸ਼ੁਮਾਰ ਸੂਰਮੇ ਉਮਡ ਪਏ ਹਨ ਅਤੇ ਕ੍ਰੋਧ ਨਾਲ ਕਮਾਨਾਂ ਖਿਚ 
ਤੀਰ _ਛਡਦੇ _ਹਨ। _ਰਣ-ਭੂਮੀ ਵਿਚ ਵੱਡੇ ਵੱਡੇ ਸੂਰਮੇ ਧੁਕ-ਧੁਕ ਕਰ _ਕੇ ਡਿਗਦੇ ਹਨ 
ਕ੍ਰਿਪਾਨਾਂ ਨਾਲ ਕਟ ਕਟ ਕੇ ਮਾਰ 


ਬਜੁ _ਵਰਗੇ _ਬਾਣ ਅਤੇ _ਬਰਛੇ ਲੈ ਕੇ ਸੁਰਮੇ ਆਹਮੋ ਸਾਹਮਣੇ ਲੜ ਰਹੇ ਹਨ ਅਤੇ 


ਝਟਪਟ _ਹੀ ਧਰਤੀ ਉਤੇ _ਭਿਗਦੇ ਹਨ ਅਤੇ ਸਵਰਗ ਵਿਚ ਜਾ ਵਸਦੇ _ਹਨ।੮। 
ਹਾਵੀਯਾ 

ਯੁੱਧ-ਭੂਮੀ ਵਿਚ ਭਿਆਨਕ _ਹਥਿਆਰ ਚਲੇ _ਹਨ; ਕੌਣ ਦੂਜਾ ਹੈ ਜੋ 
ਸਕੇ। ਅਨੇਕ ਘੋੜੇ, ਪੈਦਲ, ਰਥਵਾਨ, ਰਥ, ਹਾਥੀ (ਰਣ-ਖੇਤਰ ਵਿਚ) ਮਾਰੇ ਗਏ 
ਦੀ ਕੌਣ ਗਿਣਤੀ ਕਰੇ। ਕ੍ਰਿਪਾਨਾਂ, ਸੈਹੱਥੀਆਂ, ਤ੍ਰੈਸ਼ੂਲਾਂ, ਚਕ੍ਹਾਂ ਦਾ (ਉਥੇ) ਢੇਰ 


੨੩“? ੭ 


੪੨੪ 


ਸੀ _ਦਸਮ-ਗ੍ਰੰਥ ਸਾਹਿਬ 


ਭੀਰ _ਕ੍ਰਿਪਾਨਨ ਸੈਥਿਨ _ਸੂਲਨ _ਚਕ੍ਰਨ _ਕੌ ਚਿਤ ਭੀਤਰਿ _ਲ੍ਯਾਵੈ। 
ਕੋਪ ਕਰੇ ਕਟਿ ਖੇਤ ਮਰੇ ਭਟ ਸੋ ਭਵ ਭੀਤਰ ਭੂਲਿ ਨ ਆਵੈ। ੯। 
ਢਾਲ ਗਦਾ ਪ੍ਰਘ _ਪਟਿਸ ਦਾਰੁਣ ਹਾਥ ਤ੍ਰਿਸੂਲਨ ਕੋ_ਗਹਿ _ਕੈ। 
ਬਰਛੀ _ਜਮਧਾਰ ਛੁਰੀ _ਤਰਵਾਰਿ _ਨਿਕਾਰਿ ਹਜਾਰ ਚਲੇ ਖਹਿ ਕੈ। 
ਕੋ _ਜਿਯਬੋ ਦਿਨ ਚਾਰਿ ਕੁ ਹੈ ਕਹਿ ਬਾਜੀ ਨਚਾਇ ਪਰੇ ਕਹਿ _ਕੈ। 
ਨ ਟਰੇ ਭਟ ਰੋਸ ਭਰੇ ਮਨ ਮੈ ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ। ੧0। 


ਬੀਰ ਦੁਹੂੰ ਦਿਸ ਕੇ ਕਬਿ ਸ੍ਯਾਮ ਮੁਖ ਉਪਰ _ਢਾਲਨ ਕੋ ਧਰਿ _ਜੂਟੇ। 
ਬਾਨ ਕਮਾਨ _ਧਰੇ _ਮਠਸਾਨ _ਅਪੁਮਾਨ _ਜੁਆਨਨ ਕੇ ਰਨ ਛੂਟੇ। 
ਰਾਜ ਮਰੇ ਕਹੂੰ ਤਾਜ ਗਿਰੇ ਕਹੂੰ ਜੂਝੇ ਅਨੇਕ ਰਥੀ ਰਥ ਟੂਟੇ। 


੧ 


ਪੌਨ ਸਮਾਨ ਬਹੇ ਬਲਵਾਨ _ਸਭੈ ਦਲ ਬਾਦਲ _ਸੇ _ਚਲਿ ਫੂਟੇ। ੧੧। 


ਬਾਧਿ _ਕਤਾਰਿਨ ਕੌ _ਉਮਡੇ ਭਟ ਚਕ੍ਰਨ ਚੋਟ ਤੁਫੰਗਨ ਕੀ _ਸ੍ਯੋਂ1 

ਤੀਰਨ ਸੌ_ਬਰ ਬੀਰਨ ਕੇ ਉਰ ਚੀਰ ਪਟੀਰ ਮਨੋ ਬਰਮਾ ਤ੍ਯੋਂ। 

ਮੂੰਡਨ ਤੇ ਪਗ ਤੇ ਕਟਿ ਤੇ ਕਟਿ ਕੋਟਿ ਗਿਰੇ ਕਰਿ ਸਾਇਲ ਸੇ ਇਯੋਂ। 
ਜੋਰਿ ਬਡੋ _ਦਲੁ ਤੋਰਿ ਮਹਾ ਖਲ ਜੀਤਿ ਲਏ ਅਰਿ ਭੀਤਨ ਕੀ _ਜ੍ਯੋਂ। _੧੨। 


ਚੱਪਲਾਂ 


ਐਸੀ ਬਿਧਿ ਜੀਤਤ ਰਨ ਭਯੋ। ਬਹੁਰਿ ਧਾਮ ਕੋ ਮਾਰਗੁ ਲਯੋ। 
ਤਉਨੈ ਨਾਰਿ ਭੇਦ ਸੁਨੈ ਪਾਯੋ। ਰਨ ਕੌ ਜੀਤਿ ਰੁਪੇਸ਼ੂਰ ਆਯੋ। _੧੩। 


ਆਛੇ _ਅਰੁਨ ਬਸਤ੍ਰ _ਤਨ ਧਾਰੇ। ਦੁਹੂੰ ਹਾਥ ਨਰਿਏਰ ਉਛਾਰੇ। 

ਹੁਤੋ ਦਰਬ ਸੋ ਸਕਲ ਲੁਟਾਯੋ। ਆਪੁ ਸਤੀ ਕੋ ਭੇਖ _ਬਨਾਯੋ। _੧੪। 

ਜਿਹ ਮਾਰਗ ਰਾਜ _ਹ੍ਰੈ _ਆਯੋ। _ਤਹੀ ਆਨਿ ਤ੍ਰਿਯ _ਚਿਤਹਿ ਬਨਾਯੋ। 

ਤਬ ਲੌ ਰਾਇ ਆਇ ਹੀ ਗਯੋ। ਹੇਰਤ ਤਵਨ ਸਤੀ ਕੌ ਭਯੋ। _੧੫। 
ਰਾਇ ਬਿਹਸਿ ਤਿਹ ਓਰ _ਨਿਹਾਰਿਯੋ। ਨਿਕਟ ਬੋਲਿ ਭ੍ਰਿਤ ਬਚਨ _ਉਚਾਰਿਯੋ। 


ਕੋ ਸੋਧ ਲੇਹੁ ਤੁਮ ਜਾਈ। ਕੌਨ ਸਤੀ ਹ੍ਹੈਬੈ ਕਹ ਆਈ। _੧੬। 


ਚੱਪਲਾਂ 


ਯੌ ਸੁਨ ਬਚਨ ਰੀਝਿ ਨ੍ਰਿਪ ਰਹਿਯੋ। ਧੈਨਿ ਧੰਨਿ ਮੁਖ ਤੇ ਤਿਹ ਕਹਿਯੋ। 
ਹਮ ਯਾ ਸੋ ਕਛੁ ਪ੍ਰੀਤਿ ਨ ਜਾਗੀ। ਮੇਰੇ ਹੇਤ ਦੇਨ ਜਿਯ ਲਾਗੀ। _੧੮। 


ਚਰਿਤ੍ਰ ਪਾਖਿਆਨ ੪੨੫ 


ਹੈ, ਉਨ੍ਹਾਂ ਦੀ (ਗਿਣਤੀ) ਕੋਈ ਮਨ ਵਿਚ (ਕਿਵੇਂ) ਲਿਆਵੇ। ਜੋ ਕ੍ਰੋਧ ਕਰ ਕੇ ਰਣ ਵਿਚ 
ਮਾਰੇ ਗਏ, _ਉਹ ਫਿਰ ਸੰਸਾਰ ਵਿਚ ਨਹੀਂ ਆਉਂਦੇ _ਹਨ।੯। 

ਢਾਲ, _ਗਦਾ, ਕੁਹਾੜਾ, ਪੋਟਾ ਅਤੇ _ਭਿਆਨਕ ਤ੍ਰਿਸ਼ੂਲਾਂ ਨੂੰ ਹੱਥ ਵਿਚ ਲੈ ਕੇ ਅਤੇ 
ਬਰਛੀ, _ਜਮਧਾੜ, ਛੁਰੀ, ਤਲਵਾਰ ਆਦਿ ਕਢ ਕੇ ਹਜ਼ਾਰਾਂ (ਸੂਰਮੇ) ਲੈ ਕੇ ਖਹਿੰਦੇ ਹੋਏ ਚਲ 
ਪਏ _ਹਨ। 'ਜਗਤ ਵਿਚ ਜੀਉਣਾ ਚਾਰ ਦਿਨ ਦਾ ਹੈ ਇਹ ਕਹਿ ਕੇ ਘੋੜੇ ਨਚਾਉਂਦੇ ਹੋਏ 
(ਅਗੇ) ਵਧਦੇ _ਹਨ। _ਮਨ ਵਿਚ ਕ੍ਰੋਧ ਨਾਲ ਭਰੇ ਹੋਏ ਸੂਰਮੇ ਵੈਰੀਆਂ ਤੋਂ ਸ਼ਰੀਰ ਉਤੇ ਜ਼ਖ਼ਮ 
ਸਹਿ ਕੇ (ਪਿਛੇ ਨਹੀਂ ਹਟਦੇ _ਹਨ)।੧0। 


ਕਵੀ ਸ਼ਿਆਮ ਕਹਿੰਦੇ ਹਨ ਕਿ ਦੋਹਾਂ ਪਾਸਿਆਂ ਦੇ ਸੂਰਮੇ ਮੂੰਹ ਉਪਰ _ਢਾਲਾਂ ਕਰ ਕੇ 


(ਆਪਸ _ਵਿਚ) ਜੁਟ ਗਏ _ਹਨ। _ਜੁਆਨਾਂ ਵਲੋਂ _ਕਮਾਨਾਂ ਵਿਚ _ਮਠੇ _ਸਾਣ ਉਤੇ ਚੜ੍ਹਾਏ ਹੋਏ 
ਬੇਸ਼ੁਮਾਰ ਬਾਣ _ਛਡੇ ਗਏ _ਹਨ। ਕਿਤੇ ਰਾਜੇ ਮਰੇ ਪਏ ਹਨ, ਕਿਤੇ ਤਾਜ _ਡਿਗੇ ਪਏ ਹਨ, 
ਕਿਤੇ ਅਨੇਕ _ਰਥਵਾਨ ਮਰੇ ਪਏ ਹਨ ਅਤੇ ਕਿਤੇ ਰਥ ਟੁਟੇ ਪਏ _ਹਨ। ਪੌਣ ਵਾਂਗ ਚਲਦੇ 


ਸੂਰਮਿਆਂ ਦੇ ਸਾਹਮਣੇ (ਵੈਰੀ ਰੂਪੀ) ਬਦਲ _ਫਟ ਚਲੇ _ਹਨ।੧੧। 


ਵਿਚ 
ਹੋਏ ਕਾਲੇ ਹਿਰਨ (ਕਰਿ ਸਾਇਲ”) ਵਾਂਗ ਡਿਗ ਰਹੇ ਹਨ। (ਉਸ ਨੇ) ਬਹੁਤ ਦਲ ਜੋੜ ਕੇ 
ਅਤੇ ਮਹਾਨ ਦੁਸ਼ਟਾਂ ਨੂੰ ਤੋੜ _ਕੇ ਵੈਰੀ ਦੀਆਂ ਦੀਵਾਰਾਂ ਨੂੰ ਤੋੜ ਦਿੱਤਾ ਹੈ।੧੨। 


ਚੱਪਾਣ 
ਇਸ ਤਰ੍ਹਾਂ ਨਾਲ (ਰਾਜੇ ਨੇ) ਰਣ ਜਿਤ ਲਿਆ ਅਤੇ ਫਿਰ ਘਰ ਦਾ ਰਾਹ _ਫੜਿਆ। 


(ਉਸ ਨੇ) ਸੁੰਦਰ ਲਾਲ ਬਸਤ੍ਰ ਧਾਰਨ ਕੀਤੇ ਅਤੇ ਦੋਹਾਂ ਹੱਥਾਂ ਵਿਚ ਨਾਰੀਅਲ ਪਕੜ _ਲਏ। 
(ਉਸ) ਕੋਲ ਜੋ ਧਨ ਸੀ, ਸਾਰਾ ਲੁਟਾ ਦਿੱਤਾ ਅਤੇ ਆਪ ਸਤੀ ਦਾ ਭੇਸ ਬਣਾ ਲਿਆ।੧੪। 

ਜਿਸ ਮਾਰਗ ਤੇ ਰਾਜੇ ਨੇ ਆਉਣਾ ਸੀ, ਉਸੇ ਉਤੇ ਇਸਤਰੀ ਨੇ ਆ ਕੇ ਚਿਤਾ ਬਣਾ 
ਲਈ। _ਤਦ ਤਕ ਰਾਜਾ ਉਥੇ ਆ ਗਿਆ ਅਤੇ ਉਸ ਸਤੀ ਨੂੰ ਵੇਖਿਆ।੧੫। 

ਰਾਜੇ ਨੇ ਹਸ ਕੇ ਉਸ ਵਲ ਵੇਖਿਆ ਅਤੇ ਸੇਵਕ ਨੂੰ ਕੋਲ ਬੁਲਾ ਕੇ ਕਿਹਾ ਕਿ ਤੂੰ ਜਾ 
ਕੇ ਪਤਾ ਕਰ ਕੇ ਆ ਕਿ ਕੌਣ ਸਤੀ ਹੋਣ ਲਈ ਆਈ ਹੈ।੧੬। 
ਦੰਹਰਾ 

ਰਾਜੇ ਦੇ ਬੋਲ ਸੁਣ ਕੇ ਦੂਤ (ਨੌਕਰ) ਉਥੇ _ਜਾ ਪਹੁੰਚਿਆ ਅਤੇ ਸਤੀ (ਹੋਣ ਵਾਲੀ 
ਇਸਤਰੀ ਦਾ) ਸਾਰ ਭੇਦ ਲੈ ਕੇ ਆਪਣੇ ਸੁਆਮੀ ਨੂੰ ਕਹਿ ਕੇ ਸੁਣਾ 
ਚੱਪਣਾ 

ਉਸ (ਇਸਤਰੀ) ਦੇ ਬਚਨ ਸੁਣ ਕੇ ਰਾਜਾ ਪੁਸੰਨ ਹੋ ਗਿਆ 
ਧੰਨ ਧੰਨ ਕਹਿਣ ਲਗਾ। ਇਸ ਪ੍ਰਤਿ ਮੇਰਾ ਕੋਈ ਪ੍ਰੇਮ ਨਹੀਂ ਜਾਗਿਆ, 
ਜਾਨ ਦੇਣ ਨੂੰ ਤਿਆਰ ਹੋ ਗਈ।੧੮। 


੪੨੬ 


ਸੀ_ਦਸਮ-ਗ੍ਰੰਥ ਸਾਹਿਬ 


ਧ੍ਰਿਗ ਮੋ ਕੋ ਮੈ ਭੇਦ ਨ ਚੀਨੋ। ਅਬ ਲੌ ਬ੍ਯਾਹ ਨ ਯਾ ਸੋ ਕੀਨੋ। 
ਜਿਨ ਨਾਰਿਨ ਸੌਪ੍ਰੀਤਿ ਲਗਾਈ। _ਸੋ ਇਹ ਸਮੈ ਕਾਮ ਨਹਿ ਆਈ। ੧੯। 


ਤਾ ਤੇ ਮੈ ਇਹ ਅਬੈ ਬਿਯਾਹੂੰ। ਤਨ ਲਗਿ ਯਾ ਸੋ ਨੇਹ ਨਿਬਾਹੂੰ। 
ਬਰਤਿ ਅਗਨਿ ਤੇ ਤਾਹਿ ਉਬਾਰੋ। ਮੋ ਸੋ ਜਰੀ ਨ ਤਨ ਕੋ _ਜਾਰੋਂ। ੨0। 


ਚਿਤਾ ਅਗਨਿ ਜੋ ਸਤੀ _ਜਗਾਈ। _ਬਿਰਹਾਨਲ ਸੋਈ _ਠਹਿਰਾਈ। 
ਤਾ ਕੇ ਤੀਰ ਭਾਵਰੈ _ਦੀਨੀ। ਰਾਂਕ _ਹੁਤੀ ਰਾਨੀ ਬਿਧਿ _ਕੀਨੀ। ੨੧੧ 


ਏਹੀ ਚਰਿਤ੍ਰ ਨ੍ਰਿਪਤਿ ਕੋ _ਪਾਯੋ। ਸਭ _ਰਾਨਿਨ ਚਿਤ ਤੇ _ਬਿਸਰਾਯੋ। 
ਅਪਨੀ _ਆਗ੍ਯਾ _ਕੇ ਬਸਿ _ਕੀਨੋ। _ਜਾਨੁਕ _ਦਾਸ _ਮੋਲ ਕੋ _ਲੀਨੋ।੨੨। 


ਦੰਹਰਾ 
ਤਾ ਦਿਨ ਤੈ ਤਾ ਸੋ ਘਨੀ ਪ੍ਰੀਤਿ ਬਢੀ ਸੁਖ ਪਾਇ। 
ਸਭ _ਰਨਿਯਨ ਕੋ ਰਾਵ ਕੇ ਚਿਤ ਤੇ ਦਿਯੋ ਭੁਲਾਇ। ੨੩। ੧। 


/ਏਤਾ ਸੰ ਲਾਰੇਤ੍ਹਾ ਪਖਹਯਲਾਨੇ /ਤੇਯਾ ਗਾਹੇੜ੍ਹੇ ਮੰਨੀ ਭੂਪ ਅੰਭਾਦੇ /ਟਕਾ ਸੈਂ ਦਸ ਲਾਠਤੂਹ  ਸਆਖਤਮ 
ਡਤ _ਨਭ# ਸ੍ਤ/ _557/ ੨੧%੬/ %ਫੰ/ 
ਚੱਪਾਣ 
ਦੁਰਜਨ ਸਿੰਘ ਰਾਵ ਇਕ _ਭਾਰੀ। ਦਿਸਾ ਚਾਰਿ ਜਿਹ ਕਰਤ ਜੁਹਾਰੀ। 
ਤਾ ਕੋ ਰੂਪ ਹੇਰਿ ਬਲਿ ਜਾਵਹਿ। ਪੂਜਾ ਅਧਿਕ ਮਨ ਮੈ ਸੁਖੁ ਪਾਵਹਿ। ੧। 


ਦੰਹਾਰਾ 
ਤਾਹਿ ਦੇਸ ਆਵਤ ਜੁ ਜਨ ਤਾ ਕੋ ਰੂਪ ਨਿਹਾਰਿ। 
ਹ੍ਰੈ ਚੇਰੇ ਤਿਹ ਪੁਰ ਬਸੈ ਸਭ ਧਨ ਧਾਮ ਬਿਸਾਰਿ। ੨। 


ਚੱਪਲਾਂ 


ਜਬ _ਵਹੁ ਨ੍ਰਿਪਤਿ ਅਖੇਟਕ _ਆਵੈ। _ਸ੍ਹਾਨਨ ਤੇ _ਬਹੁਤ _ਮ੍ਰਿਗਨ ਗਹਾਵੈ। 
ਬਾਜਨ _ਸਾਥ _ਆਬਿਯਨ _ਲੇਹੀ। ਅਮਿਤ _ਦਰਬੁ _ਹੁਸਨਾਕਨ ਦੇਹੀ। _੩। 


ਨਿਤਿਪਰਤਿ ਅਧਿਕ ਮ੍ਰਿਗਨ ਕੌ ਮਾਰੈ। ਸਦਾ ਸੁ ਬਨ ਕੇ ਬੀਚ _ਬਿਹਾਰੈ। 
ਦੁਹੂ ਹਾਥ ਸੌ ਤੀਰ ਚਲਾਵੈ। ਤਾ ਤੇ ਕਹਾ ਜਾਨ ਪਸੁ _ਪਾਵੈ। ੪। 


ਏਕ ਦਿਵਸ ਨ੍ਰਿਪ _ਅਖਿਟ _ਸਿਧਾਯੋ। _ਕਾਰੋ__ਹਰਿਨ ਹੇਰਿ ਲਲਚਾਯੋ। 
ਸੀਂਗਨ ਤੇ ਜੀਯਤ ਗਹਿ _ਲੈਹੌ। ਯਾ ਕੋ ਘਾਇ ਨ ਲਾਗਨ ਦੈਹੌ। _੫। 


ਚਰਿਤ੍ਰ ਪਾਖਿਆਨ ੪੨੭ 


ਮੈਨੂੰ ਧਿੱਕਾਰ ਹੈ ਕਿ ਮੈਂ ਇਸ ਭੇਦ ਨੂੰ ਨਹੀਂ ਸਮਝ ਸਕਿਆ ਅਤੇ ਹੁਣ ਤਕ ਇਸ 
ਨਾਲ ਵਿਆਹ ਨਹੀਂ _ਕੀਤਾ। ਜਿਨ੍ਹਾਂ ਇਸਤਰੀਆਂ ਨਾਲ (ਮੈਂ) ਪ੍ਰੀਤ ਲਗਾਈ ਸੀ, (ਉਨ੍ਹਾਂ ਵਿਚੋਂ 
ਕੋਈ ਵੀ) ਇਸ ਸਮੇਂ ਕੰਮ ਨਹੀਂ ਆਈ।੧੯। 

ਇਸ ਲਈ ਮੈਂ ਇਸ ਨਾਲ ਹੁਣੇ ਵਿਆਹ ਕਰਾਂਗਾ ਅਤੇ ਸ਼ਰੀਰ ਦੇ ਕਾਇਮ ਰਹਿਣ 
ਤਕ ਇਸ ਨਾਲ ਪ੍ਰੇਮ _ਨਿਭਾਵਾਂਗਾ। _(ਹੁਣ ਮੈਂ) _ਅਗਨੀ-ਬੂਤ ਤੋਂ ਇਸ _ਨੂੰ _ਉਬਾਰਦਾ ਹਾਂ। 
(ਇਹ ਤਾਂ) ਮੇਰੇ ਕੋਲੋਂ ਪਹਿਲਾਂ ਹੀ ਸੜੀ ਹੋਈ ਹੈ, (ਹੁਣ) ਇਸ ਨੂੰ ਸ਼ਰੀਰ ਤੋਂ ਨਹੀਂ ਸਾੜਨਾ 
ਚਾਹੀਦਾ।੨0। 


ਉਸ ਸਤੀ ਨੇ ਜੋ ਚਿਖਾ ਬਾਲੀ ਹੋਈ ਸੀ, ਉਸ ਨੂੰ ਵਿਯੋਗ ਦੀ ਅੱਗ ਮੌਨ ਕੇ ਉਸ ਦੇ 
ਇਰਦ ਗਿਰਦ ਫੇਰੇ ਲਏ ਅਤੇ ਜੋ ਰੰਕ ਸੀ, ਉਸ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ।੨੧। 
ਇਹ ਚਰਿਤੁ _ਕਰ ਕੇ ਉਸ ਨੇ ਰਾਜੇ ਨੂੰ ਪ੍ਰਾਪਤ ਕਰ _ਲਿਆ। (ਰਾਜੇ ਨੇ) ਸਾਰੀਆਂ 
ਰਾਣੀਆਂ ਨੂੰ ਚਿਤ ਵਿਚੋਂ ਭੁਲਾ _ਦਿੱਤਾ। (ਉਸ ਨੇ ਰਾਜੇ ਨੂੰ) ਆਪਣੀ ਆਗਿਆ ਦੇ ਅਧੀਨ 


ਕਰ ਲਿਆ ਮਾਨੋ ਕੋਈ ਦਾਸ ਮੁੱਲ ਲਿਆ ਹੋਵੇ।੨੨। 
ਦੰਹਰਾ 

ਉਸ ਦਿਨ ਤੋਂ ਉਸ ਨਾਲ ਪ੍ਰੀਤ ਬਹੁਤ ਵਧ _ਗਈ ਅਤੇ ਸੁਖ ਪ੍ਰਾਪਤ _ਕੀਤਾ ਅਤੇ 
ਸਾਰੀਆਂ ਰਾਣੀਆਂ ਨੂੰ ਰਾਜੇ ਦੇ _ਚਿਤ ਤੋਂ _ਭੁਲਵਾ _ਦਿੱਤਾ।੨੩। 


/ਏਥੋਂ ਨੀਂ ਗੰਨਤੂੰਪ/ਆਨ ਦੇ ਤੁੰਆ ਲਾਰੜ੍ਹ ਦੇ ਅੰ ਭੂਪ ਸੰਵਾਦ ਦੇ /ਏਕਾ ਸੌਂ ਟਸਵੇ' ਲਾਰਤ੍ਰ ਦੀ ਸਮਾਪਤੀ 
ਗੜ _ਯਭ _ਹੈ/ _5%7/ 2੨%੬/ ਜਲਦਾ/ 


ਚੱਪਾਣ 

ਦੁਰਜਨ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ, ਜਿਸ ਨੂੰ ਚਾਰੇ ਦਿਸ਼ਾਵਾਂ ਪ੍ਰਨਾਮ ਕਰਦੀਆਂ 
ਸਨ। ਉਸ ਦੇ ਰੂਪ ਨੂੰ ਵੇਖ ਕੇ (ਸਾਰੇ) ਬਲਿਹਾਰੇ ਜਾਂਦੇ ਸਨ ਅਤੇ ਪ੍ਰਜਾ _ਮਨ ਵਿਚ ਬਹੁਤ 
ਸੁਖ ਪਾਉਂਦੀ _ਸੀ।੧। 
ਦੰਹਰਾ” 

ਉਸ ਦੇ ਦੇਸ ਵਿਚ ਜੋ ਵੀ ਬੰਦਾ ਆਉਂਦਾ, ਉਸ ਦੇ ਰੂਪ ਨੂੰ ਵੇਖ ਕੇ ਸਾਰਾ ਘਰ ਬਾਰ 
ਭੁਲਾ ਦਿੰਦਾ ਅਤੇ ਦਾਸ ਬਣ ਕੇ ਉਸ ਦੇ ਨਗਰ ਵਿਚ ਰਹਿ ਜਾਂਦਾ।੨। 
ਚੱਪਾਣ 

ਜਦ _ਉਹ ਰਾਜਾ ਸ਼ਿਕਾਰ ਚੜ੍ਹਦਾ, ਤਾਂ _ਕੁਤਿਆਂ ਤੋਂ ਬਹੁਤ ਹਿਰਨ ਪਕੜਵਾਉਂਦਾ _ਸੀ। 
ਬਾਜ਼ਾਂ ਤੋਂ _ਮੁਰਗ਼ਾਬੀਆਂ _ਫੜਵਾਉਂਦਾ ਸੀ ਅਤੇ ਹੁਸੀਨਾਂ ਨੂੰ ਬਹੁਤ _ਧਨ ਦਿੰਦਾ _ਸੀ।੩। 


(ਉਹ) ਹਰ ਰੋਜ਼ ਬਹੁਤ _ਹਿਰਨਾਂ ਨੂੰ ਮਾਰਦਾ ਸੀ ਅਤੇ ਸਦਾ ਬਨ _ਵਿਚ ਹੀ ਘੁੰਮਦਾ 
ਰਹਿੰਦਾ ਸੀ। ਉਹ ਦੋਹਾਂ ਹੱਥਾਂ ਨਾਲ ਤੀਰ ਚਲਾਉਂਦਾ _ਸੀ। ਉਸ ਤੋਂ (ਭਲਾ) ਕਿਹੜਾ ਪਸ਼ੂ 
ਬਚ ਸਕਦਾ _ਸੀ।੪। 

ਇਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਅਤੇ ਇਕ ਕਾਲਾ ਹਿਰਨ ਵੇਖ ਕੇ ਲਲਚਾ 
ਗਿਆ। (ਚਾਹੁੰਦਾ ਸੀ ਕਿ ਉਸ ਨੂੰ) ਸਿੰਗਾਂ ਤੋਂ ਜੀਉਂਦਾ ਫੜ ਲਵਾਂ ਅਤੇ ਉਸ ਨੂੰ ਜ਼ਖ਼ਮੀ ਨ 
ਹੋਣ ਦਿਆਂ।੫। 


੪੨੮ 


ਸੀ _ਦਸਮ-ਗ੍ਰੰਥ ਸਾਹਿਬ 


ਹੇਰਿ ਹਰਿਨ ਕਹ ਤੁਰੈ ਧਵਾਯੋ। _ਪਾਛੋ _ਚਲਿਯੋ ਤਵਨ ਕੋ ਆਯੋ। 
ਜਬ _ਪਰਦੇਸ ਗਯੋ _ਚਲਿ ਸੋਈ। ਚਾਕਰ ਤਹਾ ਨ _ਪਹ?ਚ੍ਯੋ ਕੋਈ। ੬। 


ਰਾਜ ਪ੍ਰਭਾ ਇਕ ਰਾਜ ਦੁਲਾਰੀ। ਰਾਜਾ _ਕੋ_ ਪ੍ਰਾਨਨ ਤੇ ਪ੍ਯਾਰੀ। 
ਧੌਲਰ ਊਚ ਤਵਨ ਕੌ _ਰਾਜੈ। ਮਨੋ ਚੰਦੂਮਾ ਕੋਲ ਬਿਰਾਜੈ। _੭। 


ਤਪਤੀ ਨਦੀ ਤੀਰ ਤਿਹ ਬਹੈ। ਸੂਰਜ ਸੁਤਾ ਤਾਹਿ ਜਗ _ਕਹੈ। 
ਪੰਛੀ ਤਹਾ ਜੁਗਤ ਅਤਿ ਸੋਹੈ। ਹੇਰਨਿਹਾਰਨ ਕੋ ਮਨੁ _ਮੋਹੈ। ੮। 


ਸੁੰਦਰ ਤਾਹਿ ਝਰੋਖੇ ਜਹਾ। _ਕਾਢ੍ਯੋ _ਆਨਿ ਰਾਇ ਮ੍ਰਿਗ ਤਹਾ 
ਤੁਰੈ ਧਵਾਇ ਸੁਮਿਤ ਤਿਹ ਕੀਨੋ। ਸ੍ਰੰਗਨ ਤੇ ਸ੍ਰੰਗੀ ਗਹਿ _ਲੀਨੋ। ੯। 


ਯਹ ਕੌਤਕ ਨ੍ਰਿਪ ਸੁਤਾ ਨਿਹਾਰਿਯੋ। _ਯਹੈ ਆਪਨੇ ਹਿਹਿਦੈ ਬਿਚਾਰਿਯੋ। 
ਮੈ ਅਬ ਹੀ ਇਹ ਨ੍ਰਿਪ ਕੌ ਬਰੌ। ਨਾਤਰ ਮਾਰਿ ਕਟਾਰੀ ਮਰੌਂ। ੧0। 


ਐਸੀ ਪ੍ਰੀਤਿ ਰਾਇ ਸੌ ਜੋਰੀ। ਕਾਹੂ ਪਾਸ ਜਾਤ ਨਹਿ _ਤੋਰੀ। 
ਨੈਨ ਸੈਨ ਦੈ ਤਾਹਿ ਬਲਾਯੋ। ਮੈਨ ਭੋਗ ਤਹਿ ਸਾਥ _ਕਮਾਯੋ। _੧੧। 


ਐਸੀ _ਫਬਤ _ਦੁਹੈਨ ਕੀ ਜੋਰੀ। _ਜਨੁਕ ਕ੍ਰਿਸਨ _ਬ੍ਰਿਖਭਾਨ _ਕਿਸੋਰੀ। 
ਦੁਹੂੰ ਹਾਥ ਤਿਹ ਕੁਚਨ ਮਰੋਰੈ। ਜਨੁ _ਖੋਯੋ _ਨਿਧਨੀ ਧਨੁ _ਟੋਰੈ। _੧੨। 


ਬਾਰ _ਬਾਰ ਤਿਹ _ਗਰੇ _ਲਗਾਵੈ। ਜਨੁ _ਕੰਦੂਪ ਕੋ ਦੂਪੁ _ਮਿਟਾਵੈ। 
ਭੋਗਤ ਤਾਹਿ ਜੰਘ ਲੈ ਕਾਧੇ। ਜਨੁ ਦੂਰੈ ਮੈਨ _ਤਰਕਸਨ ਬਾਂਧੇ। ੧੩। 


ਭਾਤਿ ਭਾਤਿ ਸੋ ਚੁੰਬਨ _ਕੀਨੇ। _ਭਾਤਿ _ਭਾਤਿ ਆਸਨ ਤ੍ਰਿਯ ਦੀਨੇ। 

ਗਹਿ ਗਹਿ ਤਾ ਸੋ ਗਰੇ ਲਗਾਈ। ਮਾਨਹੁ _ਰੰਕ ਨਵੌ ਨਿਧਿ _ਪਾਈ। _੧੪। 
ਮਾਵੰਯਾ 

ਮੀਤ _ਅਲਿੰਗਨ ਆਸਨ ਚੁੰਬਨ ਕੀਨੇ ਅਨੇਕ ਤੇ ਕੌਨ _ਗਨੈ। 

ਮੁਸਕਾਤ _ਲਜਾਤ _ਕਛੂ _ਲਲਤਾ _ਸੁ ਬਿਲਾਸ _ਲਸੈ _ਪਿਯ _ਸਾਥ _ਤਨੈ। 

ਝਮਕੈ ਜਰ ਜੇਬ _ਜਰਾਇਨ ਕੀ _ਦਮਕੈ ਮਨੋ _ਦਾਮਨਿ ਬੀਚ _ਘਨੈ 

ਲਖਿ ਨੈਕੂ ਪੁਰਭਾ _ਸਜਨੀ ਸਭ ਹੀ ਇਹ _ਭਾਤਿ ਰਹੀਅਤਿ _ਰੀਸਿ ਮਨੈ। _੧੫। 


ਕੰਚਨ ਸੇ ਤਨ ਹੈ _ਰਮਨੀਯ ਦ੍ਰਿਗਿਚਲ ਚੰਚਲ ਹੈ _ਅਨਿਯਾਰੇ। 
ਖੰਜਨ ਸੇ ਮਨ ਰੰਜਨ ਰਾਜਤ _ਕੰਜਨ ਸੇ ਅਤਿ ਹੀ ਕਜਰਾਰੇ। 
ਰੀਝਤ ਦੇਵ ਅਦੇਵ _ਲਖੇ _ਛਬਿ ਮੈਨ ਮਨੋ ਦੋਊ ਸਾਂਚਨ ਢਾਰੇ 
ਜੋਬਨ ਜੇਬ _ਜਗੇ ਅਤਿ ਹੀ ਸੁਭ ਬਾਲ ਬਨੇ _ਦ੍ਰਿਗ ਲਾਲ ਤਿਹਾਰੇ। ੧੬। 


ਚਰਿਤ੍ਰ ਪਾਖਿਆਨ ੪੨੯ 


ਹਿਰਨ ਨੂੰ ਵੇਖ ਕੇ (ਉਸ ਨੇ) ਘੋੜੇ ਨੂੰ ਭਜਾਇਆ ਅਤੇ ਉਸ ਦੇ ਪਿਛੇ ਚਲਦਾ 
ਆਇਆ। _ਜਦ _ਉਹ (ਹਿਰਨ) ਪਰਦੇਸ (ਗੈਰ ਇਲਾਕੇ) ਵਿਚ ਪਹੁੰਚ ਗਿਆ, ਤਾਂ ਕੋਈ 
ਨੌਕਰ ਉਥੇ _ਨ ਪਹੁੰਚ _ਸਕਿਆ।੬ 

(ਉਥੇ) ਰਾਜ ਪੂਰਭਾ ਨਾਂ ਦੀ ਇਕ ਰਾਜ ਕੁਮਾਰੀ ਸੀ ਜੋ ਰਾਜੇ ਨੂੰ ਪ੍ਰਾਣਾਂ ਤੋਂ ਪਿਆਰੀ 
ਸੀ। ਉਸ ਦਾ ਉੱਚਾ ਮਹੱਲ ਸ਼ੋਭਦਾ ਸੀ ਜੋ ਮਾਨੋ _ਚੰਦੂਮਾ ਜਿੰਨਾ ਉੱਚਾ _ਸੀ।੭। 

ਉਸ ਦੇ ਨੇੜੇ _ਤਪਤੀ ਨਦੀ ਵਗਦੀ _ਸੀ। _ਉਸ ਨੂੰ ਜਗਤ ਵਾਲੇ ਸੂਰਜ _ਦੀ ਪੁੱਤਰੀ 
ਕਹਿੰਦੇ ਸਨ। _ਉਥੇ _ਪੰਛੀ _ਚੁਗਦੇ ਹੋਏ ਬਹੁਤ ਸ਼ੋਭਦੇ ਸਨ। ਵੇਖਣ ਵਾਲਿਆਂ ਦੇ ਮਨ ਮੋਹ 
ਲ0ਂਦੇ ਸਨ।੮। 

ਜਿਥੇ (ਮਹੱਲ ਦੇ) ਸੁੰਦਰ ਝਰੋਖੇ ਸਨ, ਰਾਜੇ ਨੇ ਹਿਰਨ ਨੂੰ ਉਥੇ ਜਾ _ਕਢਿਆ। ਘੋੜਾ 
ਭਜਾ ਕੇ ਰਾਜੇ ਨੇ ਉਸ ਨੂੰ ਥਕਾ ਦਿੱਤਾ ਅਤੇ ਹਿਰਨ ਨੂੰ _ਸਿੰਗਾਂ ਤੋਂ _ਫੜ _ਲਿਆ।੯ 


ਇਹ ਕੌਤਕ ਰਾਜ ਕੁਮਾਰੀ ਨੇ ਵੇਖਿਆ ਅਤੇ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ। 
ਮੈਂ ਹੁਣ ਹੀ ਇਸ ਰਾਜੇ ਨੂੰ ਵਿਆਹਾਂਗੀ, ਨਹੀਂ ਤਾਂ _ਕਟਾਰ ਮਾਰ ਕੇ ਮਰ _ਜਾਵਾਂਗੀ।੧0। 

ਉਸ ਨੇ ਰਾਜੇ ਨਾਲ ਅਜਿਹੀ ਪ੍ਰੀਤ ਜੋੜ ਲਈ ਜੋ ਕਿਸੇ ਕੋਲੋਂ ਤੋੜੀ ਨਹੀਂ ਜਾ ਸਕਦੀ। 
ਔਖ ਦੇ ਇਸ਼ਾਰੇ ਨਾਲ ਰਾਜੇ ਨੂੰ ਬੁਲਾਇਆ ਅਤੇ _ਉਸ _ਨਾਲ _ਕਾਮ-ਕ੍ਰੀੜਾ _ਕੀਤੀ।੧੧। 

(ਉਨ੍ਹਾਂ) ਦੋਹਾਂ ਦੀ ਜੋੜੀ ਇਸ ਤਰ੍ਹਾਂ ਫਬੀ, ਮਾਨੋ ਰਾਧਾ ਅਤੇ ਕ੍ਰਿਸ਼ਨ (ਦੀ ਜੋੜੀ) ਹੋਵੇ 
(ਉਹ) ਉਸ ਦੇ ਦੋਹਾਂ ਹੱਥਾਂ ਨਾਲ ਕੁਚ ਮਰੋੜ ਰਿਹਾ ਸੀ ਮਾਨੋ ਕੋਈ ਨਿਰਧਨ ਗਵਾਚੇ ਹੋਏ 
ਧਨ ਨੂੰ _ਲਭ ਰਿਹਾ ਹੋਵੇ।੧੨। 


(ਰਾਜਾ) ਉਸ ਨੂੰ ਬਾਰ _ਬਾਰ _ਗਲੇ ਲਗਾਉਂਦਾ ਸੀ ਮਾਨੋ _ਕਾਮਦੇਵ ਦਾ ਹੰਕਾਰ ਮਿਟਾ 
ਰਿਹਾ _ਹੋਵੇ। (ਉਸ ਦੀਆਂ) ਟੰਗਾਂ ਨੂੰ ਮੋਢਿਆਂ ਤੇ ਰਖ ਕੇ ਉਸ ਨੂੰ (ਇਸ ਪ੍ਰਕਾਰ ਭੋਗਦਾ 
ਸੀ) ਮਾਨੋ ਕਾਮ ਦੇਵ ਨੇ ਦੋ ਭੱਥੇ ਬੰਨ੍ਹੇ _ਹੋਣ।੧੩। 

ਕਈ ਤਰ੍ਹਾਂ ਦੇ ਚੁੰਬਨ ਕੀਤੇ ਅਤੇ ਇਸਤਰੀ ਨੇ ਭਾਂਤ ਭਾਂਤ ਦੇ ਆਸਨ ਦਿੱਤੇ। ਪਕੜ 
ਪਕੜ _ਕੇ ਉਸ ਨੂੰ ਗਲੇ ਲਗਾਇਆ ਮਾਨੋ __ਨਿਰਧਨ ਨੇ ਨੌਂ_ਨਿਧੀਆਂ ਪ੍ਰਾਪਤ _ਕਰ _ਲਈਆਂ 
ਹੌਣ।੧੪। 
੭ਾਵੰਯਾ 

(ਆਪਣੇ) ਮਿਤਰ ਦੇ ਅਨੇਕ ਤਰ੍ਹਾਂ ਦੇ _ਆਲਿੰਗਨ, ਆਸਨ ਅਤੇ ਚੁੰਬਨ ਲਏ, (ਜਿਨ੍ਹਾਂ 
ਦੀ) ਗਿਣਤੀ ਕੌਣ ਕਰ ਸਕਦਾ ਹੈ। (ਉਹ) ਇਸਤਰੀ _ਹਸਦੀ ਅਤੇ ਕੁਝ _ਮੁਸਕਰਾਉਦੀ 
ਹੋਈ ਪ੍ਰੀਤਮ ਦੇ ਸ਼ਰੀਰ ਨਾਲ ਹੀ _ਵਿਲਾਸ ਕਰਦੀ ਰਹੀ। (ਉਸ ਦੇ) ਜ਼ਰੀਦਾਰ ਅਤੇ ਜੜਾਊ 
ਕਪੜੇ ਇਸ ਤਰ੍ਹਾਂ ਚਮਕ ਰਹੇ ਸਨ ਮਾਨੋ ਬਦਲ ਵਿਚ ਬਿਜਲੀ ਚਮਕ ਰਹੀ _ਹੋਵੇ। ਉਸ ਦੀ 
ਪ੍ਰਭਾ ਨੂੰ ਕੁਝ ਕੁ ਵੇਖ ਕੇ ਸਾਰੀਆਂ ਸਖੀਆਂ ਮਨ ਵਿਚ ਇਸ ਤਰ੍ਹਾਂ ਰੀਸ ਕਰਨ _ਲਗੀਆਂ।੧੫। 


ਘ 


ਉਸ ਦਾ ਸੋਨੇ ਵਰਗਾ ਸੁੰਦਰ ਸ਼ਰੀਰ ਸੀ ਅਤੇ _ਚੰਚਲ ਨੈਣਾਂ ਦੀਆਂ ਪਲਕਾਂ ਬਹੁਤ 
ਤਿਖੀਆਂ _ਸਨ। (ਉਹ) _ਮਮੋਲਿਆਂ ('ਖੰਜਨ”) ਵਾਂਗ _ਮਨ ਨੂੰ ਪ੍ਰਸੰਨ ਕਰਦੇ ਸਨ ਅਤੇ (ਉਹ) 
ਕਜਲਾਖੇ ਕੌਲਾਂ ਵਰਗੇ ਬਹੁਤ ਸੁੰਦਰ _ਸਨ। (ਉਨ੍ਹਾਂ ` ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਪ੍ਰਸੰਨ 
ਹੁੰਦੇ ਸਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਨੇ ਦੋਹਾਂ ਨੂੰ ਸਾਂਚੇ ਵਿਚ ਢਾਲਿਆ ਹੋਵੇ 


ਹੇ ਇਸਤਰੀ! ਤੇਰੇ ਇਹ ਸ਼ੁਭ ਨੈਣ ਜੋਬਨ ਦੀ ਸ਼ੋਭਾ ਕਰ ਕੇ ਲਾਲ ਬਣੇ ਹੋਏ _ਹਨ।੧੬। 


੪੩0 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਪ੍ਰੀਤ ਦੁਹਾਨ ਕੀ ਅਤਿ _ਬਢੀ ਤੀਯ ਪਿਯਾ ਕੇ _ਮਾਹਿ। 
ਪਟ ਛੂਟ੍ਯੋ _ਨਿਰਪਟ ਭਏ ਰਹਿਯੋ ਕਪਟ ਕਛੁ _ਨਾਹਿ। ੧੭। 
ਭਾਤਿ _ਭਾਤਿ ਆਸਨ _ਕਰੈ _ਤਰੂਨ _ਤਰੁਨਿ _ਲਪਟਾਇ। 
ਮੋਦ ਦੁਹਨ ਕੋ ਅਤਿ ਬਢ੍ਰਯੋ _ਗਨਨਾ ਗਨੀ ਨ __ਜਾਇ। _੧੮। 


ਚੱਪਣਾ 
ਚਿਮਟਿ ਚਿਮਟਿ ਨ੍ਰਿਪ ਕੇਲ _ਕਮਾਵੈ। _ਲਪਟਿ _ਲਪਟਿ __ਤਰੁਨੀ ਸੁਖੁ _ਪਾਵੈ। 
ਬਹਸਿ _ਬਹਸਿ _ਆਲਿੰਗਨ _ਕਰਹੀ। _ਭਾਤਿ _ਭਾਤਿ ਸੋ ਬਚਨ _ਉਚਰੀ। _੧੯। 


ਦੰਹਰਾ 
ਭਾਤਿ _ਭਾਤਿ ਆਸਨ _ਕਰੈ _ਭਾਤਿ ਭਾਤਿ ਸੁਖ _ਪਾਇ। 
ਲਪਟਿ _ਲਪਟਿ ਸੁੰਦਰ ਰਮੈ ਚਿਮਟਿ ਚਿਮਟਿ ਤ੍ਰਿਯ ਜਾਇ। ੨0। 


ਚੱਪਲਾਂ 
ਭਾਤਿ ਭਾਤਿ ਕੇ ਅਮਲ ਮੌਗਾਏ। _ਬਿਬਿਧ _ਬਿਧਨ ਪਕਵਾਨ _ਪਕਾਏ। 
ਦਾਰੂ ਪੋਸਤ ਔਰ _ਧਤੂਰੋ। ਪਾਨ ਡਰਾਇ ਕਸੁੰਭੜੋ _ਰੂਰੋ। _੨੧। 


ਦੰਹਰਾ” 
ਅਮਿਤ ਆਫੂਆ ਕੀ ਬਰੀ ਖਾਇ ਚੜਾਈ _ਭੰਗ। 
ਚਤੁਰ ਪਹਰ ਭੋਗਿਯੋ ਤ੍ਰਿਯਹਿ ਤਉ ਨ ਮੁਚਿਯੋ ਅਨੰਗ। _੨੨। 
ਤਰੁਨ _ਤਰੁਨ _ਤਰੂਨੀ ਤਰੁਨਿ ਤਰੁਨ ਚੰਦਰ ਕੀ _ਜੌਨ। 
ਕੇਲ ਕਰੈ ਬ਼ਿਹਸੈ ਦੋਊ ਹਾਰਿ ਹਟੈ ਸੋ ਕੌਨ। ੨੩। 
ਚਤੁਰ ਪੁਰਖ ਚਤੁਰਾ ਚਤੁਰ ਤਰੁਨ ਤਰੁਨਿ ਕੌ ਪਾਇ। 
ਬਿਹਸ _ਬਿਹਸ ਲਾਵੈ ਗਰੇ ਛਿਨਕਿ ਨ ਛੋਰਿਯੋ ਜਾਇ। ੨੪। 


ਚੱਪਲਾਂ 


ਜੋ _ਚੁਤਰਾ ਚਤੁਰਾ ਕੌ ਪਾਵੈ। ਕਬਹੂੰ ਨ ਛਿਨ ਚਿਤ ਤੇ ਬਿਸਰਾਵੈ। 
ਜੜ ਕੁਰੂਪ ਕੌ ਚਿਤਹਿ ਨ _ਧਰੈ। ਮਨ ਕ੍ਰਮ ਬਚ ਤਾਹੀ ਤੌ _ਬਰੈ। ੨੫। 


ਦੰਹਰਾ 


ਚੰਦਨ ਕੀ ਚੌਕੀ ਭਲੀ ਕਾਸਟ ਦੂਮ ਕਿਹ _ਕਾਜ। 
ਚਤੁਰਾ ਕੋ_ਨੀਕੋ ਚਿਤ੍ਯੋ ਕਹਾ ਮੂੜ ਕੋ _ਰਾਜ। ੨੬। 


ਚਰਿਤ੍ਰ ਪਾਖਿਆਨ ੪੩੧ 


ਦੰਹਰਾ” 

ਇਸਤਰੀ ਅਤੇ ਪ੍ਰੀਤਮ ਦੋਹਾਂ ਦੀ ਪ੍ਰੀਤ ਬਹੁਤ ਵੱਧ _ਗਈ। _ਬਸਤ੍ਰ _ਉਤਰ ਗਏ ਅਤੇ 
(ਦੋਵੇਂ) ਕਪੜਿਆਂ ਤੋਂ ਬਿਨਾ ਹੋ __ਗਏ। ਉਨ੍ਹਾਂ ਵਿਚ ਕੋਈ ਕਪਟ ਨਹੀਂ ਰਿਹਾ _(ਅਰਥਾਤ-- 
ਦੋਵੇ' ਭਾਵ - ਮਗਨ ਹੋ ਗਏ _ਹਨ)।੧੭। ਭਾਂਤ ਭਾਂਤ ਦੇ ਆਸਨ _ਕਰ ਕੇ ਪ੍ਰੋਮੀ-ਪ੍ਰੇਮਿਕਾ 
ਆਪਸ _ਵਿਚ _ਲਿਪਟਦੇ _ਰਹੇ। ਦੋਹਾਂ ਦਾ ਆਨੰਦ ਇਤਨਾ ਵੱਧ ਗਿਆ ਕਿ ਅੰਦਾਜ਼ਾ ਨਹੀਂ 
ਲਗਾਇਆ ਜਾ _ਸਕਦਾ।੧੮। 
ਚੱਪਲਾਂ 

ਲਿਪਟ _ਲਿਪਟ ਕੇ ਰਾਜਾ _ਰਤੀ-ਕ੍ਰੀੜਾ ਕਰਦਾ ਹੈ (ਅਤੇ ਉਸ _ਨਾਲ) _ਲਿਪਟ _ਲਿਪਟ 
ਕੇ ਇਸਤਰੀ ਸੁਖ ਪ੍ਰਾਪਤ ਕਰਦੀ ਹੈ। _ਹੱਸ _ਹੌਂਸ ਕੇ ਆਲਿੰਗਨ ਕਰਦੀ ਹੈ ਅਤੇ ਭਾਂਤ ਭਾਂਤ 
ਨਾਲ ਗੱਲਾਂ ਕਰਦੀ ਹੈ।੧੯। 
ਦੰਹਰਾ 

(ਉਹ ਦੋਵੇਂ) ਭਾਂਤ ਭਾਂਤ ਦੇ ਆਸਨ ਕਰਦੇ ਹਨ ਅਤੇ ਤਰ੍ਹਾਂ ਤਰ੍ਹਾਂ ਦਾ ਸੁਖ ਮਾਣਦੇ 
ਹਨ। (ਉਹ) ਸੁੰਦਰ ਲਿਪਟ ਲਿਪਟ ਕੇ ਰਮਣ ਕਰਦਾ ਹੈ ਅਤੇ ਇਸਤਰੀ ਚਿਮਟ ਚਿਮਟ ਕੇ 
(ਆਨੰਦ _ਮਾਣਦੀ ਹੈ)।੨0। 
ਚੱਪਾਣ 

(ਉਨ੍ਹਾਂ ਨੇ) ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ _ਮੰਗਵਾਏ ਅਤੇ ਕਈ ਪ੍ਰਕਾਰ ਦੇ ਪਕਵਾਨ 
ਪਕਵਾਏ। ਸ਼ਰਾਬ, _ਪੋਸਤ ਅਤੇ _ਧਤੂਰਾ _(ਮੰਗਵਾਇਆ)। ਸੁੰਦਰ ਕਸੁੰਭੜੇ ਦੇ ਫੁਲ ਪਾ ਕੇ 
ਪਾਨ ਤਿਆਰ ਕਰਵਾਏ ।੨੧। 
ਦੰਹਰਾ” 

ਅਫ਼ੀਮ ਦੀ ਵੱਡੀ ਗੋਲੀ ਖਾ ਕੇ ਅਤੇ ਭੰਗ ਚੜ੍ਹਾ ਕੇ ਚਾਰ ਪਹਿਰ ਤਕ ਇਸਤਰੀ 
ਨਾਲ _ਰਮਣ _ਕੀਤਾ, ਫਿਰ ਵੀ ਵੀਰਜ _ਖ਼ਲਾਸ ਨ _ਹੋਇਆ।੨੨। ਮਰਦ ਜਵਾਨ ਹੈ ਅਤੇ 
ਇਸਤਰੀ ਵੀ ਜਵਾਨ ਹੈ ਚੰਦੂਮਾ ਦੀ ਚਾਂਦਨੀ ਵੀ ਜਵਾਨ ਹੈ। _ਕਾਮ-ਕ੍ਰੀੜਾ ਕਰਦੇ ਹੋਏ 
ਦੋਵੇਂ ਹਸਦੇ ਹਨ ਅਤੇ (ਉਨ੍ਹਾਂ ਵਿਚੋਂ) ਕਿਹੜਾ ਹੈ ਜੋ ਹਾਰ ਕੇ ਹਟ ਜਾਏ।੨੩। ਚਤੁਰ ਪੁਰਸ਼ 
ਹੈ, ਚਤੁਰ ਇਸਤਰੀ ਹੈ, ਜਵਾਨ ਪੁਰਸ਼ ਜਵਾਨ ਇਸਤਰੀ ਨੂੰ ਪ੍ਰਾਪਤ ਕਰ ਕੇ ਹੱਸ ਹੱਸ ਕੇ 
ਗਲੇ ਲਗਾਉਂਦਾ ਹੈ; ਛਿਣ ਭਰ ਲਈ ਵੀ ਛਡਿਆ ਨਹੀਂ ਜਾ _ਸਕਦਾ।੨੪। 
ਚੱਪਾਣ 

ਜੋ ਚਤੁਰ ਵਿਅਕਤੀ ਚਤੁਰ ਇਸਤਰੀ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਛਿਣ ਭਰ 
ਲਈ ਵੀ ਮਨ ਤੋਂ ਵਿਸਾਰਦਾ ਨਹੀਂ _ਹੈ। ਮੂਰਖ ਅਤੇ ਕੁਰੂਪ ਨੂੰ ਚਿਤ ਵਿਚ _ਨਹੀਂ_ਧਰਦਾ। 


ਦੰਹਰਾ” 

ਚੰਦਨ (ਦੀ ਲਕੜੀ _ਦੀ ਬਣੀ ਇਕ) ਚੌਕੀ ਚੰਗੀ ਹੈ ਪਰ _ਲਕੜ ਦਾ ਬ੍ਰਿਛ ਕਿਸ 
ਕੰਮ ਦਾ ਹੈ। ਚਤੁਰ ਇਸਤਰੀ ਨੂੰ ਵੇਖਣਾ ਜਾਂ ਯਾਦ _ਕਰਨਾ ਚੰਗਾ ਹੈ, (ਉਸ ਦੇ ਮੁਕਾਬਲੇ 
ਤੇ) ਮੂਰਖ ਦਾ ਰਾਜ _ਕਿਸ _ਕੰਮ।੨੬। 


੪੩੨ 


ਸੀ _ਦਸਮ-ਗੁੁੰਥ ਸਾਹਿਬ 


ਨੱਰਠਾ 
ਤਰੁਨਿ _ਪਤਰਿਯਾ _ਨੀਕ _ਚਪਲ _ਚੀਤਿ _ਭੀਤਰ ਚੁਭਿਯੋ। 
ਅਧਿਕ _ਪਿਯਰਵਾ ਮੀਤ ਕਬਹੂੰ ਨ _ਬਿਸਰਤ ਹ੍ਿਦੈ ਤੇ। ੨੭। 
ਨਾਵੰਯਾ 
ਰੀਝ ਰਹੀ ਅਬਲਾ ਅਤਿ ਹੀ ਪਿਯ ਰੂਪ ਅਨੂਪ ਲਖੇ ਮਨ ਮਾਹੀ। 
ਸੋਚ _ਬਿਚਾਰ ਤਜ੍ਯੋ ਸਭ ਸੁੰਦਰਿ ਨੈਨ ਸੋ ਨੈਨ ਮਿਲੇ ਮੁਸਕਾਹੀ। 
ਲਾਲ _ਕੇ ਲਾਲਚੀ ਲੋਚਨ _ਲੋਲ _ਅਮੋਲਨ ਕੀ _ਨਿਰਖੇ _ਪਰਛਾਹੀ। 
ਮਤ ਭਈ ਮਨ ਮਾਨੋ ਪਿਯੋ ਮਦ ਮੋਹਿ ਰਹੀ ਮੁਖ ਭਾਖਤ ਨਾਹੀ। _੨੮। 


ਸੋਭਤ ਸੁਧ ਸੁਧਾਰੇ ਸੇ ਸੁੰਦਰ ਜੋਬਨ ਜੋਤਿ ਜਗੇ ਜਰਬੀਲੇ। 
ਖੰਜਨ _ਸੇ ਮਨੋਰੰਜਨ _ਰਾਜਤ _ਭਾਰੀ ਪ੍ਰਤਾਪ ਭਰੇ _ਗਰਬੀਲੇ। 
ਬਾਨਨ ਸੇ ਮ੍ਰਿਗ `ਬਾਰਨ ਸੇ _ਤਰਵਾਰਨ ਸੇ ਚਮਕੇ _ਚਟਕੀਲੇ। 
ਰੀਝਿ ਰਹੀ ਸਖਿ ਹੌਹੂੰ ਲਖੇ ਛਬਿ ਲਾਲ ਕੇ ਨੈਨ _ਬਿਸਾਲ ਰਸੀਲੇ। ੨੯। 


ਭਾਤਿ ਭਲੀ ਬਿਨ ਸੰਗ ਅਲੀ ਜਬ ਤੇ ਮਨ ਭਾਵਨ ਭੇਟਿ ਗਈ ਹੋ। 
ਤਾ ਦਿਨ ਤੇ ਨ ਸੁਹਾਤ ਕਛੂ ਸੁ ਮਨੋ ਬਿਨੁ ਦਾਮਨ ਮੋਲ ਲਈ ਹੋ। 
ਭੌਹ ਕਮਾਨ ਕੋ_ਤਾਨਿ ਭਲੇ ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੋ। 
ਮਾਰਿ ਸੁ ਮਾਰਿ ਕਰੀ ਸਜਨੀ ਸੁਨਿ ਲਾਲ ਕੋ ਨਾਮੁ ਗੁਲਾਮ ਭਈ ਹੋ। ੩0। 


ਬਾਰਿਜ ਨੈਨ ਜਿਤੀ ਬਨਿਤਾ ਸੁ ਬਿਲੌਕ ਕੈ ਬਾਨ ਬਿਨਾਂ ਬਧ ਹ੍ਹੈ ਹੈ। 
ਬੀਰੀ ਚਬਾਤ ਨ ਬੈਠਿ ਸਕੈ ਬਿਸੰਭਾਰ ਭਈ _ਬਹੁਧਾ _ਬਰਰੈ ਹੈ। 

ਬਾਤ ਕਹੈ ਬਿਗਸੈ ਨ _ਬਬਾ ਕੀ ਸੌ ਲੇਤ ਬਲਾਇ ਸਭੈ ਬਲਿ ਜੈ ਹੈ। 
ਬਾਲਮ ਹੇਤ ਬਿਯੋਮ ਕੀ _ਬਥਾਮ ਸੁ ਬਾਰ ਅਨੇਕ ਬਜਾਰ _ਬਕੈ _ਹੈ। ੩੧। 


ਚੱਪਣਾ 
ਏਕ ਸਖੀ ਛਬਿ ਹੇਰਿ ਰਿਸਾਈ। ਤਾ ਕੇ ਕਹਿਯੋ ਪਿਤਾ ਪਤੀ ਜਾਈ। 
ਬਚਨ ਸੁਨਤ ਨ੍ਰਿਪ ਅਧਿਕ ਰਿਸਾਯੋ। ਦੁਹਿਤਾ ਕੇ ਮੰਦਿਰ ਚਲਿ ਆਯੋ। _੩੨। 


ਰਾਜ ਸੁਤਾ ਐਸੇ ਸੁਨਿ ਪਾਯੋ। ਮੋ _ਪਿਤੁ ਅਧਿਕ ਕੋਪ ਕਰਿ ਆਯੋ। 
ਤਬ ਤਿਨ ਹਿ੍ਿਦੈ ਕਹਿਯੋ ਕਾ ਕਰੋਂ। _ ਉਰ ਮਹਿ ਮਾਰਿ ਕਟਾਰੀ ਮਰੋ। ੩੩। 


ਦੰਹਰਾ 
ਬਿਮਨ _ਚੰਚਲਾ _ਚਿਤ _ਲਖੀ ਮੀਤ _ਕਹਿਯੋ __ਮੁਸਕਾਇ। 
ਤੈ ਚਿਤ ਕ੍ਯੋ _ਬ੍ਯਾਕੁਲਿ ਭਈ ਮੁਹਿ ਕਹਿ ਭੇਦ ਸੁਨਾਇ। ੩੪। 


ਚਰਿਤ੍ਰ ਪਾਖਿਆਨ ੪੩੩ 


ਸੌਰਠਾ 
ਇਸਤਰੀ ਪਤਲੀ, ਸੁੰਦਰ ਅਤੇ ਚੰਚਲ ਸੀ ਜੋ (ਮਿਤਰ ਦੇ) ਹਿਰਦੇ ਵਿਚ ਖੁਭ _ਗਈ। 
ਅਧਿਕ ਪਿਆਰਾ _ਮਿਤਰ _ਕਦੇ ਵੀ ਹਿਰਦੇ ਤੋਂ ਵਿਸਰਦਾ _ਨਹੀਂ।੨੭। 
ਹਾਵੰਯਾ 
ਉਹ ਇਸਤਰੀ ਪ੍ਰੀਤਮ ਦਾ ਅਨੂਪਮ ਰੂਪ ਵੇਖ ਕੇ ਹਿਰਦੇ ਵਿਚ ਬਹੁਤ ਪ੍ਰਸੰਨ ਹੋ_ ਰਹੀ 
ਹੈ। ਉਸ ਸੁੰਦਰੀ ਨੇ (ਮਨ ਤੋਂ) ਸੋਚ ਵਿਚਾਰ ਸਭ _ਛਡ ਦਿੱਤੀ ਹੈ ਅਤੇ ਨੈਣਾਂ ਨਾਲ ਨੈਣ 
ਕੇ ਹੌਂਸ ਪੈਂਦੀ ਹੈ। ਪ੍ਰੀਤਮ ਦੇ ਚੰਚਲ, _ਅਣਮੋਲ ਨੇਤਰਾਂ ਦੀ _ਪਰਛਾਈ ਵੇਖਣ ਲਈ 
ਸਦਾ) ਲਲਚਾਏ ਰਹਿੰਦੇ `ਹਨ। ਮਨ ਚਾਹਿਆ ਪ੍ਰੀਤਮ ਪ੍ਰਾਪਤ ਕਰ _ਕੇ ਉਹ ਮਸਤ ਹੋ 
ਹੈ ਅਤੇ ਮੋਹਿਤ ਹੋਈ ਦੇ ਮੂੰਹੋਂ ਬੋਲ ਨਹੀਂ ਨਿਕਲਦੇ _ਹਨ।੨੮। 
ਭੜਕੀਲੀ ਜੋਤਿ ਜਗ ਰਹੀ ਹੈ। (ਉਹ) ਮਮੋਲਿਆਂ ਵਾਂਗ ਮਨੋਰੰਜਨ ਕਰਨ ਵਾਲੇ 
ਭਾਰੀ ਪੁਤਾਪ ਅਤੇ ਗਰਬ _ਵਾਲੇ _ਸ਼ੁਭਾਇਮਾਨ _ਹਨ। (ਉਹ) ਬਾਣਾਂ ਵਾਂਗ, ਹਿਰਨ ਦੇ ਬੱਚਿਆਂ 
ਵਾਂਗ ਅਤੇ ਤਲਵਾਰਾਂ ਵਰਗੇ ਚਮਕਦਾਰ ਅਤੇ _ਚਟਕੀਲੇ _ਹਨ। ਹੇ ਸਖੀ! ਮੈਂ _ਉਸ _ਲਾਲ 
ਵਿਸ਼ਾਲ ਅਤੇ _ਰਸੀਲੇ ਨੈਣ ਵੇਖ ਕੇ ਰੀਝ _ਗਈ ਹਾਂ।੨੯। 
ਹੇ ਸਖੀ! ਜਦ ਦੀ ਮੈਂ ਚੰਗੀ ਤਰ੍ਹਾਂ ਨਿਸੰਗ ਹੋ _ ਕੇ ਮਨ-ਭਾਵਨ (ਪ੍ਰੀਤਮ) ਨੂੰ ਮਿਲੀ ਹਾਂ, 
ਉਸ ਦਿਨ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ, ਮਾਨੋ ਮੈਨੂੰ ਬਿਨਾ ਦੰਮਾਂ ਦੇ ਮੁੱਲ ਲੈ 
ਨੰ 


ਉਨ੍ਹਾਂ 


ਚ 


ਗਿਆ ਹੈ। (ਉਸ ਦੀਆਂ) ਭੌਆਂ ਰੂਪ _ਕਮਾਨਾਂ ਨਾਲ ਨਾਂ ਦੇ ਬਾਣਾਂ ਕੇ 
ਘਾਇਲ _ਕਰ ਦਿੱਤੀ ਗਈ ਹਾਂ। ਹੇ ਸਜਨੀ! ਸੁਣ, ਕਾਮ ਦੇਵ ਨੇ ਬਹੁਤ ਆਕ੍ਰਮਣ ਕੀਤਾ 
ਅਤੇ ਮੈਂ ਪ੍ਰੀਤਮ ਦੇ ਨਾਮ ਦੀ ਗੁਲਾਮ ਹੋ ਗਈ ਹਾਂ।੩0। 


ਤੋਂ 
ਬਿਨਾ ਮਾਰੀਆਂ ਗਈਆਂ _ਹਨ। _ਉਹ _ਨ ਪਾਨ ਚਬਾਉਂਦੀਆਂ ਹਨ, _ਨ ਬੈਠ ਸਕਦੀਆਂ _ਹਨ 
ਨ 


ਬਾਜ਼ਾਰ ਵਿਚ _ਵਿਕਦੀਆਂ _ਹਨ।੩੧। 
ਚੱਪਾਣ 

ਇਕ ਸਖੀ (ਉਸ ਦੀ) ਛਬੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਈ। ਉਸ ਦੇ ਪਿਤਾ ਪਾਸ 
ਜਾ ਕੇ (ਸਭ ਕੁਝ) ਦਸ ਦਿੱਤਾ। ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੋਇਆ ਅਤੇ ਚਲ ਕੇ 
ਪੁੱਤਰੀ ਦੇ ਮਹੱਲ ਵਲ ਆ ਗਿਆ।੩੨। 

ਜਦੋਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਸੁਣਿਆ ਕਿ ਮੇਰਾ ਪਿਤਾ ਬਹੁਤ ਕ੍ਰੋਧ ਕਰ ਕੇ 
ਆਇਆ ਹੈ। ਤਦ ਉਸ ਨੇ ਹਿਰਦੇ ਵਿਚ ਸੋਚਿਆ ਕਿ ਕੀ ਕਰਾਂ, ਹਿਰਦੇ ਵਿਚ ਕਟਾਰੀ ਮਾਰ 
ਕੇ ਮਰ ਜਾਵਾਂ।੩੩। 


ਮਿਤਰ ਨੇ ਜਦੋਂ ਇਸਤਰੀ ਨੂੰ ਬੇਮਨਾ ਵੇਖਿਆ, ਤਾਂ ਹੱਸ ਕੇ ਕਿਹਾ ਕਿ ਤੂੰ ਚਿਤ ਵਿਚ 
ਕਿਉ ਵਿਆਕੁਲ ਹੈ, ਮੈਨੂੰ ਵੀ ਭੇਦ ਦੀ ਗੱਲ _ਦਸ।੩੪। 


੪੩੪ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਰਾਜ ਸੁਤਾ ਕਹਿ ਤਾਹਿ ਸੁਨਾਯੋ। ਯਾ_ਤੇ ਮੋਰ ਹਿਿਦੈ ਡਰ ਪਾਯੋ। 
ਰਾਜਾ _ਸੋ_ਕਿਨਹੂੰ ਕਹਿ ਦੀਨੋ। ਤਾ ਤੇ ਰਾਵ ਕੋਪ ਅਤਿ ਕੀਨੋ। ੩੫। 


ਤਾ ਤੇ ਰਾਵ ਕ੍ਰੋਧ ਉਪਜਾਯੋ। _ਦੁਹੂੰਅਨ ਕੇ _ਮਾਰਨਿ ਹਿਤ ਆਯੋ। 
ਅਪਨੇ ਸੰਗ ਮੋਹਿ ਕਰਿ ਲੀਜੈ। ਬਹੁਰਿ ਉਪਾਇ ਭਜਨ ਕੋ ਕੀਜੈ। ੩੬। 


ਬਚਨ ਸੁਨਤ ਰਾਜਾ _ਹਸਿ ਪਰਿਯੋ। ਤਾ ਕੋ _ਸੋਕ ਨਿਵਾਰਨ ਕਰਿਯੋ। 
ਹਮਰੋ ਕਛੂ _ਸੋਕ ਨਹਿ _ਕਰਿਯੈਂ। ਤੁਮਰੀ ਜਾਨਿ ਜਾਨ ਤੇ _ਡਰਿਯੈ। ੩੭। 


ਦੰਹਰਾ 
ਧ੍ਰਿਗ ਅਬਲਾ ਤੇ ਜਗਤ ਮੈ ਪਿਯ _ਬਧ ਨੈਨ ਨਿਹਾਰਿ। 
ਪਲਕ _ਏਕ _ਜੀਯਤ ਰਹੈ ਮਰਹਿ ਨ ਜਮਧਰ _ਮਾਰਿ। ੩੮। 


ਡਵੀਯ 
ਕੰਠਸਿਰੀ ਮਨਿ _ਕੰਕਨ ਕੁੰਡਰ ਭੂਖਨ ਛੋਰਿ _ਭਕੂਤ _ਧਰੌਗੀ। 
ਹਾਰ _ਬਿਸਾਰਿ _ਹਜਾਰਨ ਸੁੰਦਰ _ਪਾਵਕ _ਬੀਚ _ਪ੍ਰਵੇਸ _ਕਰੌਗੀ। 
ਜੂਝਿ ਮਰੋ ਕਿ ਗਰੌ ਹਿਮ ਮਾਝ ਟਰੋ ਨ ਤਊ ਹਠਿ ਤੋਹਿ ਬਰੌਗੀ। 


ਰਾਜ ਸਮਾਜ ਨ ਕਾਜ ਕਿਸੂ ਸਖਿ ਪੀਯ ਮਰਿਯੋ_ਲਖਿ ਹੌਹੂ ਮਰੌਗੀ। ੩੯। 


ਚੱਪਣਾ 
ਬਿਹਸਿ ਕੁਅਰ ਯੌ ਬਚਨ ਉਚਾਰੋ। ਸੋਕ ਕਰੋ ਨਹਿ ਬਾਲ ਹਮਾਰੋਂ। 
ਹੋ ਅਬ ਏਕ ਉਪਾਯਹਿ ਕਰਿਹੋਂ। ਜਾ ਤੇ ਤੁਮਰੋ ਸੋਕ ਨਿਵਰਿਹੋ। ੪0। 
ਹਮਰੋਂ ਕਛੂ _ਸੋਕ ਨਹਿ _ਕੀਜੈ। _ਤੀਰ ਕਮਾਨ ਆਨਿ ਮੁਹਿ ਦੀਜੈ। 


ਮੁਹਕਮ _ਕੈ _ਦਰਵਾਜੋ _ਦ੍ਯਾਵਹੁ। _ਯਾ __ਆਂਗਨ _ਮਹਿ ਸੇਜ _ਬਿਛਾਵਹੁ। _੪੧। 


ਵਹੈ ਕਾਮ ਅਬਲਾ ਤਿਨ _ਕਿਯੋ। _ਤੀਰ _ਕਮਾਨਿ ਆਨਿ ਤਿਹ ਦਿਯੋ। 
ਭਲੀ ਭਾਤਿ ਸੌ ਸੇਜ ਬਿਛਾਈ। ਤਾ ਪਰ ਮੀਤ ਲਯੋ _ਬੈਠਾਈ। ੪੨। 
ਦੰਹਰਾ 
ਤਬ ਅਬਲਾ ਚਿੰਤਾ ਕਰੀ ਜਿਯ _ਤੇ ਭਈ ਨਿਰਾਸ। 
ਜੀਯੋ ਤਤ ਪਿਯ ਕੇ ਸਹਿਤ ਹੀ ਮਰੋ ਤ ਪਤਿ ਕੇ ਪਾਸ। ੪੩। 


ਦੱਪਣ? 
ਪਲਕਾ _ਪਰ _ਮੀਤਹਿ _ਬੈਠਾਯੋ। _ਭਾਤਿ _ਭਾਤਿ ਸੌ ਕੇਲ ਕਮਾਯੋ। 
ਭਾਤਿ ਭਾਤਿ ਕੇ ਭੋਗਨ ਭਰਹੀ। ਜਿਯ ਅਪਨੇ ਕੋ _ਤ੍ਰਾਸ ਨ _ਕਰਹੀ। ੪੪। 


ਚਰਿਤ੍ਰ ਪਾਖਿਆਨ ੪੩੫ 


ਚੱਪਾਣ 

ਰਾਜ ਕੁਮਾਰੀ ਨੇ ਉਸ ਨੂੰ ਦਸਿਆ ਕਿ ਰਾਜੇ ਨੂੰ ਕਿਸੇ ਨੇ (ਸਭ ਕੁਝ) ਦਸ ਦਿੱਤਾ ਹੈ? 
ਇਸ ਕਰ ਕੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ। ਇਸੇ ਲਈ ਮੇਰੇ ਹਿਰਦੇ ਵਿਚ ਬਹੁਤ ਡਰ 
ਲਗ ਰਿਹਾ ਹੈ।੩੫। 


ਇਸ ਕਰ ਕੇ ਰਾਜਾ ਬਹੁਤ ਕ੍ਰੋਧਿਤ ਹੋਕੇ ਦੋਹਾਂ ਨੂੰ ਮਾਰਨ ਲਈ ਆ ਰਿਹਾ ਹੈ। ਮੈਨੂੰ 


ਆਪਣੇ ਨਾਲ ਲੈ ਕੇ ਫਿਰ ਭਜਣ ਦੀ ਕੋਈ ਵਿਉਂਤ _ਬਣਾਓ।੩੬। 


(ਇਸਤਰੀ ਦੀ) ਗੱਲ ਸੁਣ ਕੇ ਰਾਜਾ ਹੱਸ ਪਿਆ ਅਤੇ ਉਸ ਦਾ ਦੁਖ ਦੂਰ ਕਰ 
ਦਿੱਤਾ। (ਇਸਤਰੀ ਕਹਿਣ ਲਗੀ--) ਮੇਰੀ ਕੁਝ ਵੀ ਚਿੰਤਾ ਨ ਕਰੋ। (ਮੈਂ ਤਾਂ) ਤੁਹਾਡੀ ਜਾਨ 
ਜਾਣ ਤੋਂ ਡਰਦੀ _ਹਾਂ।੩੭। 
ਦੰਹਰਾ 


ਨੰ 

ਹੁੰਦਾ ਅੱਖਾਂ ਨਾਲ ਵੇਖੇ। ਜੋ ਇਕ _ਪਲਕਾਰੇ ਜਿੰਨੀ ਵੀ ਜੀਉਂਦੀ ਰਹੇ ਅਤੇ ਕਟਾਰ ਮਾਰ ਕੇ 
ਮਰ ਨ _ਜਾਏ।੩੮। 
ਹਾਵੀ” 

ਗਲ ਦਾ _ਜੜ੍ਹਾਉਂ ਹਾਰ, ਮਣੀ, _ਕੰਗਣ, ਕੁੰਡਲ ਅਤੇ ਗਹਿਣੇ ਤਿਆਗ ਕੇ _ਬਿਭੂਤ 
(ਸੁਆਹ) ਮਲ _ਲਵਾਂਗੀ। _ਹਜ਼ਾਰਾਂ ਸੁੰਦਰ ਹਾਰ ਭੂਲਾ ਕੇ ਅਗਨੀ ਵਿਚ ਪ੍ਰਵੇਸ਼ _ਕਰਾਂਗੀ। 
(ਯੁੱਧ _ਵਿਚ) ਲੜ _ਮਰਾਂਗੀ, ਜਾਂ ਬਰਫ਼ ਵਿਚ ਗਲ ਜਾਵਾਂਗੀ, ਪਰ ਤਾਂ ਵੀ ਨਹੀਂ _ਟਲਾਂਗੀ 
ਅਤੇ ਤੇਰੇ ਨਾਲ ਹੀ ਵਿਆਹ _ਕਰਾਂਗੀ। ਹੇ ਸਖੀ! ਰਾਜ ਸਮਾਜ (ਮੇਰੇ) ਕਿਸੇ ਕੰਮ ਨਹੀਂ, 
ਪ੍ਰੀਤਮ ਨੂੰ _ਮਰਦਿਆਂ ਵੇਖ ਕੇ ਮੈਂ ਵੀ ਮਰ ਜਾਵਾਂਗੀ।੩੯। 
ਜੱਪਣਾ 

ਰਾਜ ਕੁਮਾਰੀ ਨੇ ਹੱਸ ਕੇ ਕਿਹਾ ਕਿ ਹੇ ਇਸਤਰੀ! ਤੂੰ ਮੇਰੀ ਚਿੰਤਾ ਨ _ਕਰ। ਮੈਂ ਹੁਣ 
ਇਕ _ਉਪਾ ਕਰਦਾ ਹਾਂ ਜਿਸ ਕਰ ਕੇ ਤੇਰਾ ਦੁਖ ਦੂਰ _ਹੋ ਜਾਏਗਾ।੪0। 


ਮੇਰੀ ਚਿੰਤਾ ਬਿਲਕੁਲ ਨ _ਕਰ ਅਤੇ ਮੈਨੂੰ ਤੀਰ ਕਮਾਨ ਲਿਆ ਦੇ। ਮਜ਼ਬੂਤੀ _ਨਾਲ 
ਦਰਵਾਜ਼ਾ _ਬੰਦ _ਕਰ _ਦੇ ਅਤੇ ਇਸ _ਆਂਗਨ ਵਿਚ ਸੇਜ ਵਿਛਾ _ਦੇ।੪੧। 


ਉਸ ਰਾਜ ਕੁਮਾਰੀ ਨੇ ਉਹੀ ਕੰਮ ਕੀਤਾ ਅਤੇ ਤੀਰ ਕਮਾਨ ਲਿਆ ਕੇ ਉਸ ਨੂੰ ਦਿੱਤਾ। 
(ਫਿਰ) ਚੰਗੀ ਤਰ੍ਹਾਂ ਸੇਜ ਵਿਛਾ ਦਿੱਤੀ ਅਤੇ ਉਸ ਉਪਰ ਮਿਤਰ ਨੂੰ ਬਿਠਾ ਲਿਆ।੪੨। 
ਦੰਹਰਾ 

ਤਦ ਇਸਤਰੀ ਨੇ ਮਨ ਵਿਚ ਫ਼ਿਕਰ ਕੀਤਾ ਅਤੇ ਮਨ ਵਿਚ ਉਦਾਸ ਹੋ ਗਈ। (ਫਿਰ 
ਸੋਚਣ ਲਗੀ ਕਿ) ਜੇ ਜੀਵਾਂਗੀ ਤਾਂ ਪ੍ਰੀਤਮ ਦੇ ਨਾਲ ਅਤੇ ਜੇ _ਮਰਾਂਗੀ ਤਾਂ ਵੀ ਪ੍ਰੀਤਮ ਦੇ 
ਕੋਲ (ਹੀ ਮਰਾਂਗੀ)।੪੩। 
ਜੱਪਣਾ 

ਉਸ ਨੇ ਮਿਤਰ ਨੂੰ ਪਲੰਘ ('ਪਲਕਾ”) ਉਤੇ ਬਿਠਾਇਆ ਅਤੇ ਭਾਂਤ ਭਾਂਤ _ਦੀ _ਕਾਮ- 
ਕ੍ਰੀੜਾ ਕੀਤੀ। ਤਰ੍ਹਾਂ ਤਰ੍ਹਾਂ ਦੇ (ਜੀ) ਭਰ ਕੇ ਭੋਗ ਕੀਤੇ ਅਤੇ ਹਿਰਦੇ ਵਿਚ ਜ਼ਰਾ _ਜਿੰਨੇ ਵੀ 
ਨਹੀ ਡਰੇ ।੪੪। 


੪੩੬ 


ਸੀ _ਦਸਮ-ਗ੍ਰੰਥ ਸਾਹਿਬ 


ਤਬ ਲੌ ਚਕੂਵਾਕ ਦੋ ਆਏ। ਰਾਜ ਕੁਮਾਰ ਦ੍ਰਿਗਨ ਲਖਿ ਪਾਏ। 
ਏਕ ਧਨੁ _ਤਾਨਿ ਬਾਨ ਸੋ ਮਾਰਿਯੋ। _ਦੁਤਿਯਾ _ਹਾਥ _ਸਰ _ਦੁਤਿਯ ਪ੍ਰਹਾਰਿਯੋ। _੪੫। 
ਦੁਹੂੰ ਸਰਨ ਦੁਹੂੰਅਨ ਬਧ _ਕੀਨੌ। ਦੁਹੂੰਅਨ ਭੂੰਨਿ _ਛਿਨਿਕ ਮਹਿ ਲੀਨੋ। 


ਤਿੰਨ ਦੁਹੂੰਅਨ ਦੁਹੂੰਅਨ ਕੋ _ਖਾਯੋ। _ਸੰਕ _ਛੋਰਿ _ਪੁਨ ਕੇਲ _ਕਮਾਯੋ। _੪੬। 


ਦੰਹਾਰਾ 
ਤਿਨ ਕੋ ਭਛਨ ਕਰਿ ਦੁਹਨ ਲੀਨੋ ਚਰਮ _ਉਤਾਰਿ। 
ਪਹਿਰਿ ਦੁਹੁਨ ਸਿਰ ਧੈ ਲਯੋ _ਪੈਠੇ ਨਦੀ ਮਝਾਰਿ। 8੭। 
ਦੱਖਣ? 
ਚਕ੍ਰਵਾਰ ਸਭ ਕੋ ਤਿਨ ਜਾਨੈ। ਮਾਨੁਖ ਕੈ ਨ ਕੋਊ ਪਹਿਚਾਨੈ। 
ਪੈਰਤ ਬਹੁ _ਕੋਸਨ ਲਗਿ _ਗਏ। ਲਾਗਤ ਏਕ ਕਿਨਾਰੇ ਭਏ। ੪੮। 


ਹੈ ਦੋਊ ਅਰੂੜਿਤ ਭਏ। _ਚਲਿ ਕਰਿ ਦੇਸ ਆਪਨੇ ਗਏ। 
ਕੌ ਲੈ ਪਟਰਾਨੀ ਕੀਨੌ। ਚਿਤ ਕੋ ਸੋਕ ਦੂਰਿ ਕਰਿ ਦੀਨੋ। ੪੯। 


ਦੰਹਰਾ 
ਪਛਿਯਨ ਕੋ _ਪੌਸਤ ਪਿਤੁ _ਕੀ ਦ੍ਰਿਸਟਿ ਬਚਾਇ। 
ਪੰਖੀ ਹੀ ਸਭ ਕੋ ਲਖੈ ਮਾਨੁਖ ਲਖ੍ਯੋ ਨ _ਜਾਇ। _੫0। 
ਦੇਸ ਆਨਿ ਅਪਨੇ ਬਸੇ ਤਿਯ _ਕੋ ਸਦਨ _ਬਨਾਇ। 
ਭਾਤਿ ਭਾਤਿ ਤਾ ਸੋ ਰਮੈ ਨਿਸੁ ਦਿਨ ਮੋਦ ਬਢਾਇ। ੫੧। ੧। 
/ਇਤਾ ਗੰ ਗੰਰੇਤ੍ਰਾ ਪਲਾਨ /ਤੇਆ ਲਾਹੈਤ੍ਹੰ ਅੰਤ ਡੂਪ ਸੰਝਾਦੇ /ਏਕਾ ਐਂ (ਨਆਰਹਾ ਯਾੱਰੇਤ੍ਹ ਗਮਮਤਨਾ 
ਗਤ _ਲਭ# ਅਤ? _5$55/ 2੨੧੫੪੭/ #ਫਲੂੰ/ 
ਦੰਹਰਾ 
ਸੂਰ ਸੈਨ ਰਾਜਾ _ਹੁਤੋ ਸਮਰਕੰਦ ਕੇ _ਮਾਹਿ। 
ਤਾ ਕੇ ਤੁਲਿ ਨਰੇਸ ਕੋ ਔਰ ਜਗਤ ਮੈ ਨਾਹਿ। ੧। 
ਚਿਤੁਕਲਾ ਰਾਨੀ _ਹੁਤੀ _ਬਡਭਾਗਨਿ _ਤਿਹ _ਠੌਰ। 
ਰੂਪ ਸੀਲ ਲਜਾ _ਗੁਨਨ ਤਾ ਕੇ ਤੁਲਿ ਨ ਔਰ। ੨। 


ਚੱਪਲਾਂ 


ਤਾ ਕੀ ਨ੍ਰਿਪ ਆਗ੍ਯਾ ਮਹਿ ਰਹਈ। ਸੋਈ ਕਰੈ ਜੁ ਵਹ ਹਸ ਕਹਈ। 
ਆਗ੍ਯਾ _ਦੇਸ ਸਕਲ _ਤਿਹ _ਮਾਨੈ। _ਰਾਨੀ ਕੋ ਰਾਜਾ _ਪਹਿਚਾਨੈ। _੩। 


ਦਹਰਾ 
ਅਮਿਤ ਰੂਪ ਤਾ ਕੌ ਨਿਰਖਿ ਮਨ ਕੂਮ ਬਸਿ ਭਯੋ ਪੀਯ। 
ਨਿਸੁ ਦਿਨ ਗ੍ਰਿਹ ਤਾ ਕੇ ਰਹੈ ਔਰ ਨ ਹੇਰਤ ਤ੍ਰੀਯ। ੪। 


ਚਰਿਤ੍ਰ ਪਾਖਿਆਨ ੪੩੭ 


ਤਦ ਤਕ ਦੋ ਚਕਵੇ (ਚਕਵਿਆਂ ਦੀ ਜੋੜੀ) ਆਏ। ਰਾਜ ਕੁਮਾਰ ਨੇ (ਉਨ੍ਹਾਂ `ਨੂੰ) _ਔਖਾਂ 
ਨਾਲ ਵੇਖ ਲਿਆ। ਇਕ ਨੂੰ ਧਨੁਸ਼ ਖਿਚ ਕੇ ਬਾਣ ਨਾਲ ਮਾਰ ਦਿੱਤਾ। ਦੂਜੇ ਹੌਥ ਨਾਲ ਤੀਰ 
ਚਲਾ ਕੇ ਦੂਜੇ ਨੂੰ ਮਾਰ ਦਿੱਤਾ।੪੫। 


ਨੂੰ ਖਾ ਕੇ ਉਨ੍ਹਾਂ ਦੀ ਖਲੜੀ ਉਤਾਰ ਲਈ ਅਤੇ ਆਪਣੇ _ਸਿਰ ਤੇ 
ਪਾ ਕੇ ਦੋਵੇਂ ਨਦੀ ਵਿਚ ਠਿਲ੍ਹ ਪਏ।੪੭। 


ਮਨੁੱਖ ਵਜੋਂ _ਕੋਈ ਪਛਾਣਦਾ ਨਹੀਂ __ਸੀ। (ਉਹ) 
ਗਏ ਅਤੇ ਇਕ ਥਾਂ ਕੈਢੇ ਜਾ _ਲਗੇ।੪੮। 

ਗਏ ਅਤੇ ਚਲ ਕੇ ਆਪਣੇ ਦੇਸ ਜਾ _ਪਹੁੰਚੇ। 
ਅਤੇ (ਉਸ ਦੇ) ਚਿਤ ਦਾ ਦੁਖ ਦੂਰ ਕਰ 


ਰੰ 


ਪੰਛੀਆਂ ਦੀ ਖਲੜੀ (ਪਾ ਕੇ) ਅਤੇ ਪਿਤਾ ਦੀ ਨਜ਼ਰ ਬਚਾ ਕੇ (ਉਹ ਨਿਕਲ ਗਏ)। 

(ਉਹ) ਸਾਰਿਆਂ ਨੂੰ ਪੰਛੀ ਹੀ ਲਗੇ, ਮਨੁੱਖ ਵਜੋਂ ਨ ਸਮਝੇ _ਗਏ।੫0। ਆਪਣੇ ਦੇਸ ਵਿਚ 

ਆ ਕੇ ਵਸ ਗਏ ਅਤੇ ਰਾਣੀ ਨੂੰ ਨਵਾਂ ਮਹੌਲ ਬਣਵਾ ਦਿੱਤਾ। ਰਾਤ ਦਿਨ ਆਨੰਦ ਵਧਾ ਕੇ 
ਤਰ੍ਹਾਂ ਤਰ੍ਹਾਂ _ਨਾਲ (ਉਸ ਨਾਲ) (ਰਾਜਾ) _ਰਮਣ _ਕਰਦਾ।੫੧। 

/ਏਥੇਂ ਨੂੰ ਗਰੇਤੂੰਪ/ੰਸਆਨ ਦੇ ਤੂੰਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ /ਏਕ ਐਂ ਯੂਵੇ' ਗਰੇੜ੍ਹ ਦੀ ਸ਼ਮਪਤਨ 
ਮਠ _ਲਭ ਹੀ _555/ 2੧੫੭/ ਰਲਟਾ/ 


ਦੰਹਰਾ 


ਸਮਰਕੰਦ ਵਿਚ _ਸੂਰ ਸੈਨ ਨਾਂ ਦਾ ਰਾਜਾ _ਸੀ। ਉਸ ਵਰਗਾ ਜਗਤ ਵਿਚ ਕੋਈ ਹੋਰ 
ਰਾਜਾ ਨਹੀਂ __ਸੀ।੧। ਉਸ ਦੇ ਘਰ ਚਿਤਰਕਲਾ ਨਾਂ ਦੀ _ਵਡਭਾਗਣ ਰਾਣੀ _ਸੀ। ਉਸ ਦੇ 
ਰੂਪ, ਸ਼ੀਲ ਅਤੇ _ਲਜਾ ਦੇ ਗੁਣਾਂ ਦੇ ਬਰਾਬਰ ਹੋਰ ਕੋਈ ਨਹੀਂ _ਸੀ।੨। 


ਚੱਪਲਾਂ 

ਰਾਜਾ ਉਸ ਦੀ ਆਗਿਆ ਵਿਚ ਰਹਿੰਦਾ ਸੀ। (ਰਾਜਾ) ਉਹੀ ਕਰਦਾ ਜੋ 
ਕਹਿੰਦੀ ਸੀ। (ਉਸ ਦੀ) ਆਗਿਆ ਸਾਰਾ ਦੇਸ ਮੰਨਦਾ ਸੀ ਅਤੇ ਰਾਣੀ ਨੂੰ ਹੀ ਰਾਜਾ ਮੰਨਦਾ 
ਸੀ।੩। 


ਦੰਹਰਾ 


੪੩੮ 


ਸੀ _ਦਸਮ-ਗ੍ਰੰਥ ਸਾਹਿਬ 


ਚੱਘਣ?/ 
ਤਵਨ ਨ੍ਰਿਪਤਿ ਇਕ _ਤ੍ਰਿਯਹਿ _ਨਿਹਾਰਿਯੋ। ਭੋਗ ਕਰੌ ਤਿਹ ਸਾਥ _ਬਿਚਾਰਿਯੋ। 
ਰੈਨਿ ਭਈ ਜਬ ਹੀ ਲਖਿ ਪਾਯੋ। ਪਠੈ ਦੂਤ ਗ੍ਰਹਿ ਤਾਹਿ ਬੁਲਾਯੋ। ੫। 


ਤਾ ਸੌ ਬੋਲਿ ਅਧਿਕ ਰਤਿ ਮਾਨੀ। ਪਰ ਤ੍ਰਿਯ ਕਰਿ ਅਪਨੀ ਪਹਿਚਾਨੀ। 
ਤਾ ਕੌ ਚਹਤ ਸਦਨ ਮੈ ਲ੍ਯਾਵੈ। ਨਿਜੁ ਨਾਰੀ ਤੇ ਅਤਿ ਡਰ ਪਾਵੈ। ੬। 


ਯਹੈ ਬਾਤ ਚਿਤ ਮੈ ਮਥਿ _ਰਾਖੀ। ਕੇਲ ਸਮੈ ਤਾ ਸੋ ਯੋ ਭਾਖੀ। 
ਤਾ ਕੌ ਕਹਿਯੋ ਬਕਤ੍ਰ ਤੇ ਬਰਿਹੋ। ਰਾਂਕਹੁ ਤੇ ਰਾਨੀ ਲੈ ਕਰਿਹੋ। ੭। 


ਜਬ ਯੌ ਬਚਨ _ਤ੍ਰਿਯਹਿ ਸੁਨਿ ਪਾਯੋ। _ਰਾਜ ਹੇਤ ਹਿਯਰੋ ਹੁਲਸਾਯੋ। 
ਅਬ ਹੌ ਹ੍ਹੈ ਤ੍ਰਿਯ ਰਹੀ ਤਿਹਾਰੇ। ਬਰਿਯੋ ਚਹੋਂ ਤਬ ਬਰੋ ਪਿਯਾਰੇ। ੮। 


ਟ4 


ਏਕ ਬਾਤ ਮੈ ਤੁਮੈ ਬਖਾਨੋ। ਮੇਰੋ ਬਚਨ ਸਾਚ _ਜੋ_ਮਾਨੋ। 
ਜੋ ਜੀਯਤ ਲੌ ਨੇਹ ਨਿਬਾਹੋਂ। ਤੋ ਤੁਮ ਆਜੁ ਨ੍ਰਿਪਤਿ ਮੁਹਿ ਬ੍ਯਾਹੋ। ੯। 


ਜਾ ਸੋ ਨੇਹੁ ਨੈਕਹੂੰ ਕੀਜੈ। ਤਾ ਕੌ ਪੀਠਿ ਜਿਯਤ ਨਹਿ ਦੀਜੈ। 
ਤਾ ਕੀ ਬਾਹ ਬਿਹਸਿ ਕਰਿ _ਗਹਿਯੈ। ਪ੍ਰਾਨ ਜਾਤ ਲੌ ਪ੍ਰੀਤਿ ਨਿਬਹਿਯੈ। _੧0। 


ਯਹ ਰਾਨੀ ਜੋ ਧਾਮ ਤਿਹਾਰੈ। ਤਾ ਕੌ ਡਰ ਹੈ ਹਿਯੈ ਹਮਾਰੇ। 

ਤੁਮਹੂੰ ਅਤਿ ਤਾ ਕੇ ਬਸਿ ਪ੍ਯਾਰੇ। ਜੰਤਰ ਮੰਤੁ ਤੰਤ੍ਰਨ ਕੇ _ਮਾਰੇ। ੧੧। 

ਹੋ ਅਬ ਏਕ ਚਰਿਤ੍ਰ ਬਨਾਊ। ਜਾ ਤੇ ਤੁਮ ਸੇ ਨ੍ਰਿਪ ਕੋ ਪਾਊ। 

ਸਕਲ ਸਤੀ ਕੋ ਸਾਜ _ਸਵਰਿਹੌ। _ਅਰੁਨ ਬਸਤ੍ਰ _ਅੰਗਨ ਮੈ _ਕਰਿਹੌ। ੧੨। 
ਤੁਮ ਤਹ ਇਹ ਰਾਨੀ ਸੰਗ ਲੈ ਕੈ। ਐਯਹੁ ਆਪੁ ਚਿੰਡੋਲ ਚੜੈ ਕੈ। 

ਤੁਮਹੂੰ ਆਪੁ ਮੋਹਿ _ਸਮਝੈਯਹੁ। ਰਾਨੀ ਕੌ ਮਮ _ਤੀਰ ਪਠੈਯਹੁ। _੧੩। 
ਕਹਬਥੇ ਹੁਤੀ ਸਕਲ ਤਿਨ ਭਾਖੀ। _ਸੋ_ਸਭ ਰਾਇ ਚਿਤ ਮੈ ਰਾਖੀ। 
ਨਿਸੁਪਤਿ ਛਪਿਯੋ _ਦਿਨਿਸਿ ਚੜਿ _ਆਯੋ। _ਬਾਮ _ਸਤੀ ਕੋ ਭੇਸ _ਬਨਾਯੋ। _੧੪। 


ਦਿਨ ਭੇ ਚਲੀ ਸਤੀ ਹਠ ਕੈ ਕੈ। ਊਚ ਨੀਚ ਸਭਹਿਨ ਸੰਗ ਲੈ ਕੈ। 
ਤ੍ਰਿਯ ਸਹਿਤ ਰਾਜ ਹੂੰ _ਆਯੋ। _ਆਨਿ ਸਤੀ ਕੋ ਸੀਸ ਝੁਕਾਯੋ। _੧੫। 


ਨ੍ਹਿਪ ਤਿਹ ਕਹਿਯੋ ਸਤੀ ਨਹਿ _ਹੂਜੈ। ਮੋ ਤੈ ਅਮਿਤ ਦਰਬੁ ਕ੍ਯੋ_ਨ_ਲੀਜੈ। 
ਹੇ ਰਾਨੀ ਤੁਮਹੂੰ _ਸਮਝਾਵੋ। _ਜਰਤ _ਅਗਨ ਤੇ _ਯਾਹਿ _ਬਚਾਵੋ। _੧੬। 


ਚਰਿਤ੍ਰ ਪਾਖਿਆਨ ੪੩੯ 


ਚੱਪਾਣ 

(ਇਕ ਦਿਨ) ਉਸ ਰਾਜੇ ਨੇ ਇਕ ਇਸਤਰੀ ਵੇਖੀ (ਅਤੇ ਆਪਣੇ ਮਨ ਵਿਚ) ਉਸ 
ਨਾਲ ਭੋਗ ਕਰਨ ਦੀ ਸੋਚ _ਵਿਚਾਰੀ। ਜਦੋਂ (ਉਸ ਨੇ) ਵੇਖਿਆ ਕਿ ਰਾਤ ਹੋ ਗਈ ਹੈ (ਤਾਂ) 
ਦੂਤ ਭੇਜ ਕੇ ਉਸ ਨੂੰ ਮਹੱਲ ਵਿਚ ਬੁਲਾ _ਲਿਆ।੫। 

ਉਸ ਨੂੰ ਬੁਲਾ ਕੇ ਬਹੁਤ _ਰਤੀ-ਕ੍ਰੀੜਾ _ਕੀਤੀ (ਅਤੇ) ਪਰਾਈ ਇਸਤਰੀ ਨੂੰ ਆਪਣਾ 


ਕਰ ਕੇ ਮੰਨ _ਲਿਆ। ਉਸ ਨੂੰ (ਆਪਣੇ) ਮਹੱਲ ਵਿਚ ਲਿਆਉਣਾ ਚਾਹੁੰਦਾ ਸੀ, ਪਰ ਆਪਣੀ 


ਰਾਣੀ ਤੋਂ ਬਹੁਤ ਡਰਦਾ _ਸੀ।੬। 


ਉਸ ਨੇ ਇਹ ਗੱਲ ਆਪਣੇ ਚਿਤ ਵਿਚ ਮਿਥ ਲਈ ਅਤੇ ਪ੍ਰੇਮ ਕ੍ਰੀੜਾ ਵੇਲੇ ਉਸ 
(ਇਸਤਰੀ) ਨੂੰ ਕਹਿ ਦਿੱਤੀ। ਉਸ ਨੂੰ ਮੂੰਹੋਂ ਕਿਹਾ ਕਿ (ਤੇਰੇ ਨਾਲ) ਵਿਆਹ ਕਰਾਂਗਾ ਅਤੇ 


ਨਿਰਧਨ _ਤੋਂ` ਰਾਣੀ _ਬਣਾਵਾਂਗਾ।੭। 

ਜਦ (ਉਸ) ਇਸਤਰੀ ਨੇ ਇਹ ਬਚਨ ਸੁਣੇ ਤਾਂ ਰਾਜੇ ਲਈ ਉਸ ਦਾ ਮਨ ਉਮਗ 
ਪਿਆ। (ਅਤੇ ਕਹਿਣ ਲਗੀ) ਹੁਣ ਮੈਂ ਤੁਹਾਡੀ ਇਸਤਰੀ ਹੋਕੇ _ਰਹਾਂਗੀ। ਹੇ ਪਿਆਰੇ! ਜਦੋਂ 
ਜੀ ਚਾਹੇ, ਮੈਨੂੰ ਵਰ _ਲਵੋ।੮। 

ਇਕ ਗੱਲ ਮੈਂ ਤੁਹਾਨੂੰ ਕਹਿੰਦੀ ਹਾਂ ਜੇ ਮੇਰੀ ਗੱਲ ਸਚ ਮੰਨੋ। ਜੇ ਜੀਵਨ ਭਰ ਪਿਆਰ 
ਨਿਭਾਓ ਤਾਂ ਹੇ ਰਾਜਨ! ਤੁਸੀਂ ਅਜ ਹੀ ਮੈਨੂੰ ਵਿਆਹ _ਲਵੋ।੯। 

ਜਿਸ ਨਾਲ ਥੋੜਾ ਜਿਹਾ ਵੀ ਪਿਆਰ ਕਰ ਲਈਏ, ਉਸ ਨੂੰ (ਫਿਰ) ਜੀਵਨ ਭਰ ਪਿਠ 
ਨਹੀਂ _ਵਿਖਾਣੀ ਚਾਹੀਦੀ। ਉਸ _ਦੀ ਬਾਂਹ ਖੁਸ਼ੀ ਨਾਲ _ਪਕੜਨੀ ਚਾਹੀਦੀ ਹੈ ਅਤੇ ਪ੍ਰਾਣ-ਅੰਤ 
ਹੋਣ ਤਕ ਪ੍ਰੀਤ ਨਿਭਾਉਣੀ ਚਾਹੀਦੀ _ਹੈ।੧0। 

ਇਹ ਰਾਣੀ ਜੋ ਤੁਹਾਡੇ ਘਰ ਹੈ, ਉਸ ਦਾ ਮੇਰੇ ਹਿਰਦੇ ਵਿਚ ਬਹੁਤ ਡਰ ਹੈ। ਤੁਸੀਂ 
ਜੰਤੁ, ਮੌਤੁ ਅਤੇ ਤੰਤੁ ਦੇ ਮਾਰੇ ਹੋਏ ਉਸ ਦੇ ਬਹੁਤ ਅਧਿਕ ਵਸ _ਵਿਚ _ਹੋ।੧੧। 


ਹੁਣ ਮੈਂ ਇਕ ਚਰਿਤਰ ਬਣਾਉਂਦੀ ਹਾਂ ਜਿਸ _ਕਰ ਕੇ ਤੁਹਾਡੇ ਵਰਗੇ ਰਾਜੇ ਨੂੰ ਪ੍ਰਾਪਤ 
ਕਰ _ਸਕਾਂ। ਸਤੀ ਦਾ ਸਾਰਾ ਭੇਸ _ਬਣਾਵਾਂਗੀ ਅਤੇ ਸ਼ਰੀਰ ਉਤੇ ਲਾਲ ਬਸਤ੍ਰ _ਪਾਵਾਂਗੀ।੧੨। 


ਤੁਸੀਂ ਉਸ ਰਾਣੀ ਨੂੰ ਨਾਲ ਲੈ ਕੇ ਅਤੇ ਹਿੰਡੋਲੇ ਵਿਚ ਬੈਠ ਕੇ ਮੇਰੇ ਕੋਲ ਆਉਣਾ। 
ਤੁਸੀਂ ਆਪ ਮੈਨੂੰ ਸਮਝਾਉਣਾ ਅਤੇ _ਰਾਣੀ ਨੂੰ ਮੇਰੇ _ਕੋਲ _ਭੇਜਣਾ।੧੩। 


ਉਸ ਨੇ ਜੋ ਕਹਿਣਾ ਸੀ, ਕਹਿ ਦਿੱਤਾ। ਉਹ _ਸਾਰੀ ਗੱਲ ਰਾਜੇ ਨੇ ਚਿਤ ਵਿਚ ਰਖ 
ਲਈ। ਚੰਦ੍ਰਮਾ ਲੁਕ ਗਿਆ ਅਤੇ ਸੂਰਜ ਚੜ੍ਹ _ਆਇਆ। (ਉਸ) ਇਸਤਰੀ ਨੇ ਸਤੀ ਦਾ ਭੇਸ 
ਬਣਾ ਲਿਆ।੧੪। 

ਦਿਨ ਚੜ੍ਹਨ ਤੇ _ਉਚਿਆਂ _ਨੀਵਿਆਂ ਸਭਨਾਂ ਨੂੰ ਨਾਲ ਲੈ _ਕੇ ਹਠ ਪੂਰਵਕ _ਸਤੀ 
ਚਲ _ਪਈ। (ਆਪਣੀ) ਇਸਤਰੀ ਸਹਿਤ ਰਾਜਾ ਵੀ ਆਇਆ। ਆ ਕੇ ਸਤੀ ਨੂੰ ਸੀਸ 
ਝਕਾਇਆ।੧੫। 


ਰਾਜੇ ਨੇ ਉਸ ਨੂੰ ਕਿਹਾ ਕਿ ਸਤੀ ਨ ਹੋਵੋ। 
ਇਸ ਨੂੰ 


ਸੀ ਦਸਮ-ਗੁੁੰਥ ਸਾਹਿਬ 


ਨ੍ਰਿਪ ਰਾਨੀ ਤਾ ਕੌ _ਸਮਝਾਯੋ। _ਬਿਹਸਿ ਸਤੀ ਯੌ _ਬਚਨ ਸੁਨਾਯੋ। 
ਯਹ ਧਨ ਹੈ ਕਿਹ ਕਾਜ ਹਮਾਰੇ। ਸੁਨੋ ਰਾਵ ਪ੍ਰਤਿ ਕਹੌ _ਤਿਹਾਰੇ। ੧੭। 
ਦੰਹਰਾ” 
ਸੁਨੁ ਰਾਨੀ ਤੋ ਸੋ ਕਹੋ ਬਾਤ ਸੁਨੋ ਮਹਾਰਾਜ। 
ਪਿਯ ਕਾਰਨ ਜਿਯ ਮੈ ਤਜੋ ਯਹ ਧਨ ਹੈ ਕਿਹ ਕਾਜ। ੧੮। 
ਪਰ _ਧਨ ਗਨੌ _ਪਖਾਨ _ਸੋ_ ਪਰ _ਪਤਿ ਪਿਤਾ ਸਮਾਨ। 
ਪਿਯ ਕਾਰਨ ਜਿਯ ਮੈ _ਤਜੌ _ਸੁਰਪੁਰ ਕਰੌ _ਪਯਾਨ। _੧੯। 
ਚੱਪਾਣ 
ਪੁਨਿ _ਰਾਜੈ ਇਹ _ਭਾਤਿ ਉਚਾਰੀ। ਏਤੇ _ਹਠਿ ਜਿਨਿ ਕਰੋ _ਪਿਯਾਰੀ। 
ਪ੍ਰਾਨ ਪਤਨ ਆਪਨ ਜਿਨਿ _ਕੀਜੈ। ਆਧੋ ਰਾਜ _ਹਮਾਰੋ _ਲੀਜੈ। _੨0। 
ਕੌਨ ਕਾਜ ਨ੍ਰਿਪ ਰਾਜ _ਹਮਾਰੈ। ਸਦਾ ਰਹੋ ਇਹ ਧਾਮ ਤਿਹਾਰੈ। 
ਮੈ ਜੁਗ ਚਾਰਿ ਲਗੈ ਨਹਿ ਥੀਹੌ। ਪਿਯ ਕੇ ਮਰੇ ਬਹੁਰਿ ਮੈ ਜੀਹੌ। ੨੧। 


ਤਬ ਰਾਨੀ ਨ੍ਰਿਪ ਬਹੁਰਿ ਪਠਾਈ। ਯਾ _ਕੋ ਕਹੋ ਬਹੁਰਿ ਤੁਮ ਜਾਈ। 
ਜ੍ਯੋ_ਤ੍ਯੋ ਯਾ ਤੇ ਯਾਹਿ ਨਿਵਰਿਯਹੁ। ਜੋ ਵਹ ਕਹੈ ਵਹੈ ਤੁਮ ਕਰਿਯਹੁ। ੨੨। 


ਤਬ ਰਾਨੀ ਤਾ ਧੈ ਚਲਿ ਗਈ। ਬਾਤ ਕਰਤ ਬਹੁਤੈ ਸਿਧਿ ਭਈ। 
ਕਹਿਯੋ ਸਤੀ ਸੋਉ ਬਚ ਮੈ ਕਹੂੰ। ਇਨ ਤੇ ਹੋਇ ਨ ਸੋ ਹਠ ਗਹੂੰ। ੨੩। 


ਰਨਿਯਹਿ ਕਹਿਯੋ ਸਤੀ ਪਤਿ ਦੈ ਹੋ। ਮੋਰੇ ਅਗੂ ਦਾਸਿਨੀ ਹੂ ਹੋ। 
ਤਵ ਦੇਖਤ ਤੇਰੋ ਨ੍ਰਿਪ ਰਾਊ। ਤਵ ਘਟ ਦੈ ਸਿਰ ਨੀਰ ਭਰਾਊ। _੨੪। 


ਰਾਨੀ ਕਹਿਯੋ ਪਤਿਹਿ ਤੁਹਿ ਦੈ ਹੋ। ਤੋਰੇ ਅਗੂ ਦਾਸਿਨੀ ਹੈ ਹੋ। 
ਦ੍ਰਿਗ ਦੇਖਤ _ਨਿਰਪ ਤੁਹਿ ਰਮਵਾਊ। _ਗਗਰੀ ਬਾਰਿ ਸੀਸ ਧਰਿ _ਲ੍ਯਾਊ। _੨੫। 


ਪਾਵਕ _ਬੀਚ _ਸਤੀ ਜਿਨਿ ਜਰੋ। ਕਛੂ _ਬਕਤ੍ਰ ਤੇ ਹਮੈ _ਉਚਰੋਂ। 
ਜੋ ਤੂ ਕਹੈ ਤ ਤੋ ਕੌ ਬਰਿ ਹੋ। ਰਾਂਕਹੁ ਤੇ ਰਾਨੀ ਤੁਹਿ ਕਰਿ ਹੋ। ੨੬। 


ਯੋ ਕਹਿ ਪਕਰਿ ਬਾਹ _ਤੇ ਲਯੋ। ਡੋਰੀ ਬੀਚ ਡਾਰਿ ਕਰਿ ਦਯੋ। 
ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ। ਮੋਹੂ ਕੋ _ਭਰਤਾ ਲੈ ਕਰੋ। ੨੭। 
ਦੰਹਰਾ 
ਸਭਹਿਨ ਕੇ ਦੇਖਤ ਤਿਸੈ ਲਯੋ __ਬਿਵਾਨ _ਚੜਾਇ। 


ਇਹ ਚਰਿਤ੍ਰ ਤਾ ਕੋ ਬਰਿਯੋ ਰਾਨੀ ਕਿਯੋ ਬਨਾਇ। ੨੮। ੧। 


/ਏੱਤਾ ਨਾ ਗਾਰੇਤ੍ਹ ਖੂਯਾਨੇ ,ਰਿਯਾ ਲਾਠੜ੍ਹਂ ਮੰਤ ਝੂਪ ਸੰਠਾਦ /ਏਕਾ ਸੋਂ ਥਾਰਹਾ ਲਾਰੇਤ੍ਰ ਗ਼ਆਮਤਆ 
ਗਤ _ਨਭਮ ਸਤ _55%੨/ ੨੧੮੫੭ %ਫਹੀ/ 


ਚਰਿਤ੍ਰ ਪਾਖਿਆਨ ੪੪੧ 


ਰਾਣੀ ਅਤੇ ਰਾਜੇ ਨੇ _ਉਸ ਨੂੰ ਸਮਝਾਇਆ, (ਤਦ) ਸਤੀ ਨੇ ਹੱਸ ਕੇ _ਕਿਹਾ--(ਹੇ 
ਰਾਜਨ!) ਮੈਂ ਤੁਹਾਡੇ ਪੁਤਿ ਕਹਿੰਦੀ ਹਾਂ ਕਿ ਇਹ ਧਨ ਮੇਰੇ ਕਿਸ ਕੰਮ।੧੭। 
ਦੰਹਰਾ 

ਹੇ ਰਾਣੀ! ਸੁਣ, ਤੈਨੂੰ ਕਹਿੰਦੀ ਹਾਂ। ਹੇ ਮਹਾਰਾਜ! ਸੁਣੋ, ਮੈਂ ਆਪਣੇ ਪ੍ਰੀਤਮ ਕਾਰਨ 
ਪ੍ਰਾਣ ਛਡ 


ਰਹੀ ਹਾਂ, ਇਹ ਧਨ (ਮੇਰੇ) ਕਿਸ ਕੰਮ।੧੮। ਪਰਾਏ ਧਨ ਨੂੰ ਪੌਥਰ ਵਾਂਗ ਅਤੇ 
ਨੂੰ ਪਿਤਾ ਸਮਾਨ ਸਮਝ ਕੇ ਮੈਂ ਆਪਣੇ ਪ੍ਰੀਤਮ ਲਈ ਪ੍ਰਾਣ ਛਡ ਕੇ ਸਵਰਗ 


ਰਾਜੇ ਨੇ ਫਿਰ ਇਸ ਤਰ੍ਹਾਂ ਕਿਹਾ--ਹੇ ਪਿਆਰੀ! ਇਤਨਾ ਹਠ ਨ __ਕਰ। ਆਪਣੇਂ ਪ੍ਹਾਣਾਂ 
ਦਾ ਪਤਨ ਨ ਕਰ। (ਇਸ ਬਦਲੇ) ਮੇਰਾ ਅੱਧਾ ਰਾਜ ਲੈ _ਲੈ।੨0। 

(ਇਸਤਰੀ ਨੇ ਉੱਤਰ ਦਿੱਤਾ--) ਹੇ ਰਾਜਨ! ਇਹ ਰਾਜ ਮੇਰੇ ਕਿਸ ਕੰਮ ਦਾ ਹੈ। ਇਹ 
ਸਦਾ ਤੁਹਾਡੇ ਕੋਲ ਹੀ ਰਹੇ। ਮੈਂ ਚਾਰ ਯੁਗਾਂ ਤਕ ਜੀਉਂਦੀ ਨਹੀਂ ਰਹਾਂਗੀ, (ਪਰ ਸਤੀ ਹੋਣ 
ਨਾਲ) ਮੈਂ ਪੀਤਮ ਦੇ ਮਰਨ ਉਪਰੰਤ _ਵੀ _ਜੀਉੱਦੀ _ਰਹਾਂਗੀ।੨੧। 

ਤਦ ਰਾਜੇ ਨੇ ਫਿਰ ਰਾਣੀ ਨੂੰ ਭੇਜਿਆ ਅਤੇ ਕਿਹਾ ਕਿ ਉਸ ਨੂੰ ਜਾ ਕੇ ਫਿਰ ਸਮਝਾਓ। 
ਜਿਵੇਂ ਕਿਵੇਂ ਉਸ ਨੂੰ ਸਤੀ ਹੋਣ ਤੋਂ ਬਚਾਓ ਅਤੇ ਜੋ ਉਹ ਕਹੇ, ਉਹੀ ਤੁਸੀਂ _ਕਰੋ।੨੨। 

ਤਦ ਰਾਣੀ ਉਸ ਕੋਲ ਚਲ ਕੇ ਗਈ। ਕਈ ਤਰ੍ਹਾਂ ਨਾਲ ਉਸ ਨਾਲ ਗੱਲਾਂ ਕਰਨ 
ਲਗੀ। ਸਤੀ ਨੇ ਕਿਹਾ ਕਿ ਮੈਂ ਇਕ ਗੱਲ ਕਹਿੰਦੀ ਹਾਂ। (ਉਹ) ਇਨ੍ਹਾਂ ਤੋਂ ਹੋਣੀ ਨਹੀਂ, ਅਤੇ 
ਮੈਂ ਹਠ ਫੜੀ ਰਖਣਾ ਹੈ।੨੩। 

ਰਾਣੀ ਨੂੰ ਸਤੀ ਨੇ ਕਿਹਾ (ਮੈਨੂੰ ਆਪਣਾ) ਪਤੀ ਦੇ ਦੇ ਅਤੇ ਮੇਰੇ ਸਾਹਮਣੇ ਦਾਸੀ 
ਬਣ ਕੇ _ਰਹਿ। ਤੇਰੇ ਦੇਖਦਿਆਂ ਹੋਇਆਂ ਤੇਰੇ ਰਾਜੇ ਨਾਲ ਰਮਣ ਕਰਾਂਗੀ ਅਤੇ ਤੇਰੇ ਸਿਰ ਤੇ 
ਘੜਾ ਚੁਕਾ ਕੇ ਪਾਣੀ _ਭਰਵਾਵਾਂਗੀ।੨੪। 

ਰਾਣੀ ਨੇ ਕਿਹਾ ਕਿ (ਮੈਂ) ਤੈਨੂੰ ਪਤੀ ਦੇ ਦੇਵਾਂਗੀ ਅਤੇ ਤੇਰੇ ਅਗੇ ਦਾਸੀ ਬਣ ਕੇ 
ਰਹਾਂਗੀ। _ਔਖਾਂ ਨਾਲ _ਦੇਖਦੇ ਹੋਇਆਂ ਰਾਜੇ _ਨਾਲ ਤੇਰਾ ਰਮਣ _ਕਰਵਾਵਾਂਗੀ ਅਤੇ ਪਾਣੀ ਦੀ 
ਗਾਗਰ _ਸਿਰ ਤੇ ਚੁਕ ਕੇ ਲਿਆਵਾਂਗੀ।੨੫। 

(ਰਾਜੇ ਨੇ ਸਤੀ ਨੂੰ ਕਿਹਾ--) ਹੇ ਸਤੀ! ਅਗਨੀ ਵਿਚ ਨ ਸੜ, ਮੈਨੂੰ ਮੁਖ ਤੋਂ ਕੁਝ 
ਕਹਿ। ਜੇ ਤੂੰ ਕਹੇਂ ਤਾਂ ਤੇਰੇ ਨਾਲ ਵਿਆਹ _ਕਰ _ਲਵਾਂਗਾ। _ਨਿਰਧਨ ਤੋਂ ਤੈਨੂੰ ਰਾਣੀ ਕਰ 
ਦਿਆਂਗਾ।੨੬। 

ਇਹ ਕਹਿ ਕੇ (ਰਾਜੇ ਨੇ) ਉਸ ਨੂੰ ਬਾਂਹ ਤੋਂ ਪਕੜ ਲਿਆ (ਅਤੇ ਉਸ ਨੂੰ) ਡੋਲੀ 
(ਪਾਲਕੀ) ਵਿਚ ਪਾ _ਲਿਆ। ਹੇ ਇਸਤਰੀ! ਤੂੰ ਅਗਨੀ ਵਿਚ ਨ ਸੜ ਅਤੇ ਮੈਨੂੰ ਹੀ 
(ਆਪਣਾ) ਪਤੀ ਬਣਾ ਲੈ।੨੭। 
ਦੰਹਰਾ 

ਸਭ _ਦੇ ਦੇਖਦੇ ਹੋਇਆਂ ਉਸ ਨੂੰ ਪਾਲਕੀ ਵਿਚ ਚੜ੍ਹਾ _ਲਿਆ। _ਇਸ ਚਰਿਤ੍ਰ _ਨਾਲ 
ਉਸ ਨੂੰ ਵਿਆਹ ਕੇ ਰਾਣੀ ਬਣਾ _ਲਿਆ।੨੮। 
ਏਥੇ ਸਰੀ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸੰਵਾਦ ਦੇ /ਏਕ ਸ਼ੋ ਲਾਜੂਵੇ' ਰੇਤ ਦੀ ਗ਼ਆਪਤਨ 

ਗੜ ਲਭ _ਹੈ/ _552/ 2੧੮੫/ ਜਲਦਾ/ 


ਸੀ _ਦਸਮ-ਗ੍ਰੰਥ ਸਾਹਿਬ 
ਦੰਹਰਾ 
ਬਿਸਨ ਸਿੰਘ ਰਾਜਾ ਬਡੋ __ਬੰਗਸ ਮੈ _ਬਡਭਾਗ। 
ਊਚ ਨੀਚ ਤਾ ਕੈ ਪ੍ਰਜਾ ਰਹੀ ਚਰਨ ਸੋ ਲਾਗ। ੧। 
ਚੱਪਲਾਂ 
ਕ੍ਰਿਸਨ ਕੁਅਰਿ ਤਾ ਕੇ ਪਟਰਾਨੀ। ਜਾਨੁਕ ਤੀਰ ਸਿੰਧ ਮਥਿਆਨੀ। 
ਨੈਨ _ਦਿਪੈ ਨੀਕੇ _ਕਜਰਾਰੇ। _ਲਖੇ _ਹੋਤ _ਲਲਨਾ _ਮਤਵਾਰੇ। _੨। 


ਦੰਹਰਾ 


ਐਂ 
੨ 
ਰੰ 


ਬਧ੍ਯੌ ਸਕਤ ਨ ਬਹੁਰਿ ਉਬਾਰ। ੩। 


ਚੱਪਲਾਂ 


ਦੁਹੂੰਅਨ ਪਰਮ ਪ੍ਰੀਤ ਭੀ _ਐਸੀ। ਸੀਤਾ _ਸੋ_ਰਘੁਨਾਥਨ ਵੈਸੀ। _੪। 


ਏਕ ਹੇਰਿ ਤ੍ਰਿਯ ਰਾਵ ਲੁਭਾਨੋ। _ਨਿਜੁ ਤ੍ਰਿਯ ਸੰਗ ਨੇਹ ਘਟ ਮਾਨੋ। 
ਜਬ ਇਹ ਕ੍ਰਿਸਨ ਕੁਅਰਿ ਸੁਨਿ ਪਾਈ। ਰਾਜਾ ਪੈ ਚਿਤ ਤੇ ਖੁਨਸਾਈ। ੫॥। 


ਕ੍ਰਿਸਨ ਕੁਅਰਿ ਚਿਤ ਅਧਿਕ _ਰਿਸਾਈ। ਮਨ ਮੈ ਘਾਤ _ਯਹੈ _ਠਹਰਾਈ। 
ਦੁਹਕਰਿ ਕਰਿ ਮੈ ਆਜੁ ਸੁ ਕਰਿਹੋ। ਨ੍ਰਿਪਹ ਸੰਘਾਰਿ ਆਪੁ ਪੁਨਿ ਮਰਿਹੋ। ੬। 
ਦੰਹਰਾ 
ਤਬ ਰਾਨੀ ਚਿਤ ਤੇ ਜਰੀ ਮਨ ਮੈ ਅਧਿਕ ਰਿਸਾਇ। 
ਜ੍ਯੋ _ਸੀਸੋ_ਸਰ ਕੇ ਲਗੇ _ਤੂਟਿ ਤਰਕ ਦੈ ਜਾਇ। ੭। 
ਪਠੈ _ਦੂਤ _ਰਾਜੈ ਤੁਰਤ ਲੀਨੀ _ਤਰੁਨਿ _ਬੁਲਾਇ। 
ਗਰਬ ਪੁਹਰਿ ਝਖ ਕੇਤੁ ਕੋ ਸੋਇ ਰਹੈ ਸੁਖੁ ਪਾਇ। ੮। 


ਚੱਪਣਾ 
ਜਬ _ਐਸੇ ਰਾਨੀ ਸੁਨਿ ਪਾਈ। ਜਮਧਰ ਲਏ ਹਾਥ ਮੋ ਆਈ। 
ਬਿਸਨ ਸਿੰਘ ਪਤਿ ਪੁਥਮ _ਸੰਘਾਰਿਯੋ। _ਤਾ ਪਾਛੇ ਤਿਹ ਤ੍ਰਿਯ ਕੋ _ਮਾਰਿਯੋ। ੯। 


ਦੰਹਰਾ 
ਮਾਰਿ ਮਾਸ ਤ੍ਰਿਯ ਤਵਨ ਕੋ ਰਾਧਿ ਲਯੋ ਤਿਹ _ਕਾਲ। 
ਸਦਨ _ਏਕ _ਉਮਰਾਵ _ਕੇ ਭੇਜ ਦਯੋ _ਤਤਕਾਲ। _੧/0। 
ਮਾਸ ਜਾਨਿ ਤਾ ਤੁਰਤ ਚਾਬਿ ਗਏ ਸਭ _ਸੋਇ। 
ਭਲੋ ਭਲੋ ਸਭ ਕੋ ਕਹੈ ਭੇਦ ਨ ਪਾਵੈ ਕੋਇ। ੧੧। 
ਹਾਥ ਪਾਵ ਨ੍ਰਿਪ ਕੇ ਸਕਲ ਸੰਗ ਮੁਤਹਰੀ ਤੋਰਿ। 
ਸੀੜਨ ਪਰ ਤੇ ਆਨਿ ਕੈ ਦਯੋ ਧਰਨਿ ਕਹ ਛੋਰਿ। ੧੨। 


ਕੋ 
ਕੋ 


ਚਰਿਤ੍ਰ ਪਾਖਿਆਨ ੪੪੩ 


ਦੰਹਰਾ 

ਬੰਗਸ _ਦੇਸ ਵਿਚ ਬਿਸ਼ਨ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ। ਉਸ ਦੀ ਪੂਜਾ 
ਦੇ ਸਾਰੇ ਉੱਚੇ ਨੀਵੇਂ ਉਸ ਦੇ ਚਰਨਾਂ ਨਾਲ _ਲਗੇ ਹੋਏ _ਸਨ।੧। 
ਜੱਪਣਾ 

ਉਸ ਦੀ ਕ੍ਰਿਸ਼ਨ ਕੁਅਰਿ ਨਾਂ ਦੀ ਪਟਰਾਣੀ ਸੀ, ਮਾਨੋ ਛੀਰ ਸਮੁੰਦਰ ਨੂੰ ਮੌਥ ਕੇ _ਕਢੀ 
ਹੋਵੇ। ਉਸ ਦੇ ਸੁੰਦਰ _ਕਜਲੇ ਵਾਲੇ ਨੈਣ ਸ਼ੋਭਦੇ ਸਨ। (ਉਸ ਨੂੰ) ਵੇਖ ਕੇ ਇਸਤਰੀਆਂ ਵੀ 
ਮਤਵਾਲੀਆਂ _ਹੋ ਜਾਂਦੀਆਂ _ਸਨ।੨। 
ਦੰਹਰਾ 

ਉਸ ਦਾ ਰੂਪ ਬਹੁਤ ਸੁੰਦਰ ਸੀ ਅਤੇ ਉਸ ਨੂੰ ਅਪਾਰ ਸ਼ੋਭਾ ਮਿਲਦੀ ਸੀ। ਉਸ ਨੂੰ 


ਵੇਖ ਕੇ ਰਾਜੇ ਦਾ ਚਿਤ ਵਿੰਨ੍ਹਿਆ ਗਿਆ ਅਤੇ ਫਿਰ ਬਚ ਨ _ਸਕਿਆ।੩। 
ਦੱਖਣ? 
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ। ਉਹ ਵੀ ਰਾਜੇ ਨੂੰ ਬਹੁਤ ਪਿਆਰ ਕਰਦੀ ਸੀ। 
ਉਨ੍ਹਾਂ ਦੋਹਾਂ ਦੀ ਅਜਿਹੀ ਪਰਮ ਪ੍ਰੀਤ ਸੀ, ਜਿਹੋ ਜਿਹੀ ਸੀਤਾ ਅਤੇ ਰਾਮ _ਦੀ _ਸੀ।੪। 
ਇਕ ਇਸਤਰੀ ਨੂੰ ਵੇਖ ਕੇ ਰਾਜੇ ਦਾ ਮਨ ਲਲਚਾ _ਗਿਆ ਅਤੇ ਆਪਣੀ ਇਸਤਰੀ 


ਨਾਲ ਉਸ ਦਾ ਪ੍ਰੇਮ ਘਟ ਗਿਆ। ਜਦ ਇਹ ਗੱਲ ਕ੍ਰਿਸ਼ਨ ਕੁਅਰਿ ਨੇ ਸੁਣੀ ਤਾਂ ਰਾਜੇ ਪ੍ਰਤਿ 
ਮਨ ਵਿਚ ਬਹੁਤ _ਖਿਝੀ।੫। 

ਕ੍ਰਿਸ਼ਨ ਕੁਅਰਿ ਮਨ ਵਿਚ ਬਹੁਤ ਕ੍ਰੋਧਿਤ ਹੋਈ ਅਤੇ ਮਨ ਵਿਚ ਇਹ ਜੁਗਤ ਬਣਾਈ। 
ਅਜ ਮੈਂ ਅਜਿਹਾ ਔਖਾ ਕੰਮ ਕਰਾਂਗੀ ਅਤੇ ਰਾਜੇ _ ਨੂੰ ਮਾਰ _ਕੇ ਫਿਰ ਆਪ _ਮਰਾਂਗੀ।੬। 
ਦੰਹਰਾ 

ਤਦ ਰਾਣੀ ਚਿਤ ਵਿਚ ਸੜ __ਗਈ ਅਤੇ ਮਨ ਵਿਚ ਬਹੁਤ ਕ੍ਰੋਧਿਤ ਹੋਈ ਜਿਵੇਂ ਬਾਣ 
ਦੇ ਲਗਣ ਨਾਲ ਸ਼ੀਸ਼ਾ ਤਿੜਕ ਕੇ ਟੁਟ ਜਾਂਦਾ ਹੈ।੭। ਰਾਜੇ ਨੇ ਤੁਰਤ ਦੂਤ ਭੇਜ ਕੇ (ਉਸ) 
ਇਸਤਰੀ ਨੂੰ ਬੁਲਾ ਲਿਆ ਅਤੇ ਕਾਮ ਦੇਵ ('ਝਖ ਕੇਤੁ`) ਦਾ ਗਰਬ ਦੂਰ ਕਰ ਕੇ (ਭਾਵ[ 


੮੨ 


ਸੈਯੋਗ _ਕਰ _ਕੇ) ਸੁਖ ਪੂਰਵਕ ਸੌ _ਗਿਆ।੮। 
ਜੱਪਣਾ 

ਜਦ _ਰਾਣੀ ਨੇ ਇਸ ਤਰ੍ਹਾਂ ਸੁਣਿਆ ਤਾਂ ਜਮਧਾੜ ਹੱਥ ਵਿਚ ਲੈ ਕੇ ਆ ਗਈ। 
ਪਹਿਲਾਂ (ਆਪਣੇ) ਪਤੀ ਬਿਸ਼ਨ ਸਿੰਘ ਨੂੰ ਮਾਰਿਆ ਅਤੇ ਉਸ ਪਿਛੋਂ ਉਸ ਇਸਤਰੀ ਨੂੰ ਵੀ 
ਮਾਰ _ਦਿੱਤਾ।੯। 
ਦੰਹਰਾ 

ਉਸ ਇਸਤਰੀ ਨੂੰ ਮਾਰ ਕੇ ਉਸ ਦਾ ਮਾਸ ਤੁਰਤ ਚਿੰਨ੍ਹ ਲਿਆ ਅਤੇ ਇਕ ਸਾਮੰਤ ਦੇ 
ਘਰ ਉਸੇ ਵੇਲੇ ਭੇਜ ਦਿੱਤਾ।੧0। ਉਸ ਨੂੰ ਮਾਸ ਸਮਝ ਕੇ ਸਭ ਉਸ ਨੂੰ ਖਾ ਗਏ ਅਤੇ ਸਾਰੇ 
“ਚੰਗਾ ਚੰਗਾ! ਕਹਿਣ ਲਗੇ, (ਪਰ ਇਸ ਦਾ) ਭੇਦ ਕੋਈ ਵੀ ਪਾ ਨ ਸਕਿਆ।੧੧। (ਉਸ ਨੇ) 
ਰਾਜੇ ਦੇ ਸਾਰੇ ਅੰਗ ਸੋਟੇ ਨਾਲ ਤੋੜ ਕੇ ਅਤੇ ਪੌੜੀਆਂ ਉਤੋ' ਲਿਆ ਕੇ ਧਰਤੀ ਉਤੇ ਸੁਟ 
ਦਿੱਤਾ।੧੨। 


0੨੧ 


ਰਗ 


੪੪੪ 


ਸਭਨ ਸੁਨਤ 
ਨ੍ਰਿਪ ਤ੍ਰਿਯ ਮਾਰਿ ਪ੍ਰਾਨ ਨਿਜੁ ਦੀਨੋ। 


ਚੱਧਾਣ? 
ਜਬ ਨ੍ਰਿਪ ਮਰਿਯੋ ਤ੍ਰਿਯਹਿ ਲਖਿ ਪਾਯੋ। _ਭਾਤਿ ਭਾਤਿ ਹ੍ਹੈ ਦੁਖਿਤ ਸੁਨਾਯੋ। 
ਕੌਨ ਕਾਲ ਗਤਿ _ਕਰੀ ਹਮਾਰੀ। ਰਾਜਾ ਜੂ ਚੁਭਿ ਮਰੇ _ਕਟਾਰੀ। _੧੫। 


ਜਬ ਰਾਨੀ ਹ੍ਹੈ ਦੀਨ _ਉਘਾਯੋ। ਬੈਠੇ ਸਭ _ਲੋਗਨ _ਸੁਨਿ ਪਾਯੋ। 
ਤਾ ਕੋ ਸਭ ਪੂਛਨਿ ਮਿਲਿ ਆਏ। ਕੋਨੈ ਦੁਸਟ ਰਾਵ ਜੂ ਘਾਏ। ੧੬। 


ਤਬ ਰਾਨੀ ਅਤਿ ਦੁਖਿਤ ਬਖਾਨ੍ਯੋ। ਤਾ ਕੋ ਭੇਦ ਕਛੂ ਨ ਪਛਾਨ੍ਯੋ। 
ਪ੍ਰਥਮ ਰਾਵ ਜੂ ਮਾਸੁ _ਮੰਗਾਯੋ। _ਆਪੁ _ਭਖ੍ਯੋ ਕਛੁ _ਭ੍ਰਿਤਨ _ਪਠਾਯੋ। _੧੭। 


ਪੁਨਿ ਰਾਜਾ ਜੂ ਅਮਲ ਮੰਗਾਯੋ। _ਆਪੁ _ਪਿਯੋ ਕਛੂ _ਹਮੈ _ਪਿਯਾਯੋ। 


ਪੀਏ ਕੈਫ ਕੈ ਅਤਿ ਮਤਿ ਭਏ। ਸੁਧਿ ਮੈ ਹੁਤੇ ਬਿਸੁਧਿ ਹ੍ਹੈ ਗਏ। ੧੮। 


ਮਦ ਸੌ ਨ੍ਰਿਪਤਿ ਭਏ ਮਤਵਾਰੇ। ਖੇਲ ਕਾਜਿ ਗ੍ਰਿਹ ਓਰ ਪਧਾਰੇ। 
ਬਸਿ ਹੈ ਅਧਿਕ ਕਾਮ ਕੇ ਗਯੋ। ਮੇਰੋ ਹਾਥ ਹਾਥ ਗਹਿ ਲਯੋ। ੧੯। 
ਪਾਵ _ਖਿਸਤ ਪੌਰਿਨ ਤੇ ਭਯੋ। ਅਧਿਕ ਮਤ ਮੈਥੋਂ ਗਿਰਿ ਗਯੋ। 


ਉਰ ਤੇ ਉਗਰਿ ਕਟਾਰੀ ਲਾਗੀ। __ਤਾ ਤੇ ਦੇਹ ਰਾਵ ਜੂ ਤ੍ਯਾਗੀ। ੨0। 


ਦੰਹਰਾ 
ਸੀੜਿਨ ਤੇ ਰਾਜਾ _ਗਿਰਿਯੋ _ਪਰਿਯੋ _ਧਰਨਿ ਪਰ _ਆਨਿ। 
ਚੁਬੀ ਕਟਾਰੀ ਪੇਟ ਮੈ ਤਾ ਤੇ ਤਜਿਯੋ ਪ੍ਰਾਨ। ੨੧। 


ਚੱਪਾਣ 
ਯੌ ਕਥਾ _ਉਚਾਰੀ। ਜਮਧਰ ਵਹੈ ਬਹੁਰਿ ਉਰਿ ਮਾਰੀ। 
ਚਰਿਤ _ਚੰਚਲਾ ਐਸੋ ਕੀਨੋ ੨੨। ੧ 
/ਏੱਤਾ ਸੰ ਗਾਰੇਤ੍ਹਾ ੫ਖ੍ਹਯਲਾਨੇ /ਤੂਯਾ ਲੰਹੇੜ੍ਹੇ ਮੰਨੀ ਭੂਪ ਅੰਭਾਦੇ /ਟਕਾ ਸੈ ਤੋਰਹ ਹੇਤ ਸ਼ਮਘਤਨ 

ਗਤ ਸਭਨ ਸਤ? _59ਤ/ ੨੨%੭/ #ਫਲੰ/ 
੭ਾਵੀਯ੍ਾ 

ਏਕ ਮਹਾ ਬਨ ਬੀਚ ਬਸੈ ਮੁਨਿ ਸਿਰੰਗ ਧਰੇ ਰਿਖ ਸਿਰੰਗ ਕਹਾਯੋ। 
ਕੌਨਹੂੰ ਖ੍ਯਾਲ _ਬਿਭਾਂਡਵ ਜੂ ਮ੍ਰਿਗਿਯਾ ਹੂੰ ਕੀ ਕੋਖਿਹੂੰ ਤੇ _ਉਪਜਾਯੋ। 


ਚਰਿਤ੍ਰ ਪਾਖਿਆਨ ੪੪੫ 


ਸ਼ਰਾਬ ਦੇ ਨਸ਼ੇ ਨਾਲ ਮਦਹੋਸ਼ ਹੋ_ ਕੇ ਛਾਤੀ ਵਿਚ _ਜਮਧਾੜ ਮਰਵਾਈ ਅਤੇ ਪੌੜੀਆਂ 
ਉਤੋ" _ਖਿਸਕਦਾ ਰਾਜਾ _ਧਰਤੀ _ਉਤੇ ਆਣ _ਪਿਆ।੧੩। _ਸਾਰੀ ਧਰਤੀ ਲਹੂ _ਨਾਲ _ਰੰਗੀ 
ਗਈ ਅਤੇ ਸ਼ਰੀਰ ਵਿਚ _ਕਟਾਰ ਖਾ ਕੇ ਰਾਜਾ ਹੇਠਾਂ ਆ _ਡਿਗਿਆ।੧੪। 


ਚੱਘਣ/ 
ਜਦ ਇਸਤਰੀ ਨੇ ਰਾਜੇ ਨੂੰ ਮਰਿਆ ਹੋਇਆ ਵੇਖਿਆ ਤਾਂ ਕਈ ਤਰ੍ਹਾਂ ਨਾਲ ਦੁਖ 


ਪ੍ਰਗਟ ਕੀਤਾ। ਕਾਲ ਨੇ ਮੇਰੀ ਕੀ ਗਤੀ ਕਰ ਦਿੱਤੀ ਹੈ ਕਿ ਰਾਜਾ ਜੀ ਕਟਾਰ ਦੇ ਚੁਭ ਜਾਣ 
ਨਾਲ _ਮਰ _ਗਏ _ਹਨ।੧੫। 


ਜਦ ਰਾਣੀ ਨੇ ਦੁਖੀ ਹੋ ਕੇ ਪੁਕਾਰ ਕੀਤੀ ਤਾਂ ਸਾਰੇ ਲੋਕਾਂ ਨੇ ਬੈਠਿਆਂ ਹੋਇਆਂ 
ਸੁਣਿਆਂ। ਸਭ ਮਿਲ ਕੇ ਉਸ ਨੂੰ ਪੁਛਣ ਆਏ ਕਿ ਕਿਸ ਦੁਸ਼ਟ ਨੇ ਰਾਜਾ ਜੀ ਨੂੰ ਮਾਰਿਆ 
ਹੈ ?।੧੬। 

ਤਦ ਰਾਣੀ ਨੇ ਬਹੁਤ ਦੁਖੀ ਹੋਕੇ ਦਸਿਆ ਕਿ ਇਸ ਦਾ ਭੇਦ ਸਮਝਿਆ ਨਹੀਂ ਜਾ 
ਸਕਦਾ। ਪਹਿਲਾਂ ਰਾਜਾ ਜੀ ਨੇ ਮਾਸ ਮੰਗਵਾਇਆ। ਕੁਝ ਆਪ ਖਾਇਆ (ਬਾਕੀ) ਨੌਕਰਾਂ ਨੂੰ 
ਭੇਜ ਦਿੱਤਾ।੧੭। 

ਫਿਰ ਰਾਜਾ ਜੀ ਨੇ ਸ਼ਰਾਬ (ਅਮਲ?) ਮੌੰਗਵਾਈ। ਆਪ _ਪੀਤੀ ਅਤੇ ਕੁਝ ਮੈਨੂੰ ਵੀ 
ਪਿਲਾਈ। ਸ਼ਰਾਬ ਪੀ ਕੇ ਬਹੁਤ ਮਸਤ ਹੋ _ਗਏ। ਹੋਸ਼ ਵਿਚ ਸਨ, ਪਰ ਬੇਹੋਸ਼ ਹੋਂ _ਗਏ।੧੮। 

ਸ਼ਰਾਬ ਨਾਲ ਮਸਤ ਹੋ ਕੇ ਰਾਜਾ ਜੀ _ਕਾਮ-ਕ੍ਰੀੜਾ ਲਈ ਮਹੱਲ ਵਲ ਚਲੇ। ਕਾਮ ਦੇ 
ਅਧਿਕ _ਵਸ ਵਿਚ ਹੋ ਜਾਣ ਕਾਰਨ ਮੇਰੇ ਹੱਥ ਨੂੰ ਆਪਣੇ ਹੱਥ _ਨਾਲ ਪਕੜ _ਲਿਆ।੧੯। 

ਪੌੜੀਆਂ ਉਤੋਂ ਪੈਰ ਖਿਸਕ _ਗਿਆ। (ਸ਼ਰਾਬ ਵਿਚ) ਅਧਿਕ ਮਸਤ ਹੋਣ ਕਾਰਨ ਮੇਰੇ 
ਕੋਲੋਂ ਡਿਗ _ਗਏ। _ਕਟਾਰ ਉਛਲ ਕੇ (ਉਨ੍ਹਾਂ ਦੀ) ਛਾਤੀ ਵਿਚ ਲਗੀ ਜਿਸ ਕਰ ਕੇ ਰਾਜਾ 
ਜੀ ਨੇ ਦੇਹ ਤਿਆਗ ਦਿੱਤੀ।੨0। 
ਦੰਹਰਾ” 


ਪੌੜੀਆਂ ਤੋਂ ਰਾਜਾ ਡਿਗ ਕੇ ਧਰਤੀ ਉਤੇ ਆ ਪਿਆ। _ਕਟਾਰ (ਉਸ ਦੇ) ਪੇਟ ਵਿਚ 
ਖੂਭ _ਗਈ, ਇਸ _ਲਈ ਪ੍ਰਾਨ ਛਡ _ਦਿੱਤੇ।੨੧। 
ਚੱਪਣਾ 

ਸਭ ਨੂੰ ਸੁਣਾਉਂਦੇ ਹੋਇਆਂ (ਰਾਣੀ ਨੇ) ਇਹ ਬ੍ਰਿਤਾਂਤ ਦਸਿਆ। ਫਿਰ ਉਹ _ਜਮਧਾੜ 
ਆਪਣੀ ਛਾਤੀ ਵਿਚ ਮਾਰ _ਲਈ। _ਇਸਤਰੀ ਨੇ ਰਾਜੇ ਨੂੰ ਮਾਰ ਕੇ ਆਪਣੇ ਪ੍ਰਾਣ ਤਿਆਗ 
ਦਿੱਤੇ। ਇਸ ਢੰਗ ਨਾਲ (ਉਸ) ਚੰਚਲਾ ਨੇ ਚਰਿਤ੍ਰ _ਕੀਤਾ।੨੨। 

/ਏਥੇਂ ਨੂੰ ਗਰੇਤ੍ਰੰਪ/ੰਖਆਨ ਦੇ ਤਆ ਗਰੇੜੂ ਦੇ ਮੰਤ ਭੂਪ ਸੰਵਾਦ ਦੇ #ਕ' ਸੌ ਤੌਜੂਵੇ' ਗਰੇਤ ਦੀ ਸਮਧਤੀ 

ਭਾ ਲਭ _ਹੰ/ _555/ 2੨੦੨6੭/ ਜ਼ਲਦਾ/ 


੭ਾਵੀਯ੍ਾ 

ਇਕ ਵੌਡੇ ਜੰਗਲ ਵਿਚ (ਇਕ) ਮੁਨੀ ਰਹਿੰਦਾ ਸੀ, ਜਿਸ ਦੇ ਸਿਰ ਉਤੇ ਸਿੰਗ _ਸਨ। 
ਇਸ ਲਈ ਰਿਸ਼ੀ ਸ੍ਰਿੰਗ ਅਖਵਾਉਂਦਾ ਸੀ। ਕਿਸੇ ਖ਼ਿਆਲ ਨਾਲ ਵਿਭਾਂਡਵ (ਰਿਸ਼ੀ ਸ੍ਰਿੰਗ ਦੇ 
ਪਿਤਾ) ਨੇ (ਉਸ ਨੂੰ) ਹਿਰਨੀ ਦੀ ਕੁਖ ਵਿਚੋਂ ਪੈਦਾ ਕੀਤਾ। ਉਦੋਂ ਤੋਂ ਹੀ ਉਹ ਤਪਸਵੀ ਹੋ 


ਸੀ _ਦਸਮ-ਗੁੁੰਥ ਸਾਹਿਬ 


ਹੋਤ ਭਯੋ _ਤਪਸੀ ਤਬ ਤੇ ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ। 
ਰੈਨਿ ਦਿਨਾ ਰਘੁਨਾਥ ਭਜੈ ਕਬਹੂੰ ਪੁਰ ਭੀਤਰ ਭੂਲ ਨ ਆਯੋ। _੧। 


ਬੀਚ ਕਰੈ _ਤਪਸ੍ਯਾ ਬਨ ਕੇ ਮੁਨਿ ਰਾਮ ਕੋ ਨਾਮੁ ਜਪੈ ਸੁਖੁ ਪਾਵੈ। 
ਨ੍ਹਾਨ ਕਰੈ ਨਿਤ ਧ੍ਯਾਨ ਧਰੈ ਮੁਖ ਬੇਦ ਰਰੈ ਹਰਿ ਕੀ ਲਿਵ ਲਾਵੈ। 
ਰੀਤਿ ਚਲੈ ਖਟ ਸਾਸਤ੍ਰਨ ਕੀ ਤਨ ਕਸ੍ਟ ਸਹੈ ਮਨ ਕੋ ਨ ਡੁਲਾਵੇ। 
ਭੂਖਿ ਪਿਆਸ ਲਗੈ ਜਬ ਹੀ ਤਬ ਕਾਨਨ ਤੇ ਜ਼ੁਨਿ ਕੈ ਫਲ ਖਾਵੈ। ੨। 


ਕਾਲ _ਬਿਤੀਤ ਭਯੋ ਇਹ ਰੀਤਿ ਪਰਿਯੋ _ਦੁਰਭਿਛ ਤਹਾ ਸੁਨਿ ਪਾਯੋ। 
ਬੀਜ _ਰਹਿਯੋ ਨਹਿ ਏਕ ਤਹਾ ਸਭ ਲੋਕ _ਕਨੇਕਨ ਕੌ _ਤਰਸਾਯੋ। 
ਜੇਤੇ ਪੜੇ ਬਹੁ ਬਿਪੂਹ ਹੁਤੇ ਤਿਨ ਕੌ ਤਬ ਹੀ ਨ੍ਰਿਪ ਬੋਲਿ ਪਠਾਯੋ। 
ਕੌਨ ਕੁਕਾਜ ਕਿਯੋ _ਕਹੋ_ਮੈ ਜਿਹ ਤੇ ਭ੍ਰਿਤ ਲੋਕਨ ਜੀਵ ਨ ਪਾਯੋ। ੩। 


ਰਾਜ ਕਹੀ ਜਬ ਯੌ ਤਿਨ ਕੌ ਤਬ ਬਿਪ੍ਹ ਸਭੈ ਇਹ ਭਾਤਿ ਉਚਾਰੇ। 
ਰੀਤ _ਚਲੌ _ਰਜਨੀਤਨ ਕੀ ਤੁਮ ਕੋਊ ਨ ਦੇਖਿਯੋ ਪਾਪ ਤਿਹਾਰੇ। 


ਜੋ ਚਿਤ ਬੀਚ ਰੁਚੈ ਮਹਾਰਾਜ ਬੁਲਾਇ ਕੈ ਮਾਨਸ ਸੋਈ ਪਠੈਲੈ। 
ਕੋਨੇ ਉਪਾਇ ਬਿਭਾਂਡਵ ਕੋ ਸੁਤ ਯਾ ਪੁਰ ਬੀਥਨ ਮੈ ਬਹਿਰੈਯੈ। 
ਦੇਸ ਫਿਰਿ ਕਾਲ ਨਸੈ ਚਿਤ ਭੀਤਰ ਸਾਚ ਇਹੈ ਠਹਿਰੈਯੈ। 
ਜੌ ਆਵੈ ਤੋ ਪੂਤ ਭਿਜਾਇ ਕਿ ਆਪਨ ਜਾਇ ਉਤਾਇਲ ਲ੍ਯੈਯੈ। ੫। 


ਨੱਰਠਾ 
ਭ੍ਰਿਤ ਮਿਤ ਪੂਤ _ਪਠਾਇ ਰਾਜਾ ਅਤਿ _ਹਾਯਲ _ਭਯੋ। 
ਆਪਨਹੂੰ _ਲਪਟਾਇ ਚਰਨ _ਰਹਿਯੋ ਆਯੋ ਨ ਮੁਨਿ। ੬। 


ਜੋ ਤਿਹ ਲ੍ਰਯਾਇ ਬੁਲਾਇ ਯਹਾ ਤਿਹ ਕੌ ਯਹ ਦੇਸ ਦੁਧਾ ਕਰਿ _ਦੀਜੈ। 
ਯਾ ਤੇ ਲਜਾਇ ਸਬੋਂ ਗ੍ਰਿਹ ਆਇ ਮੁਨੀ ਸੁਖ ਪਾਇ ਸਭੈ ਤਪੁ ਛੀਜੈ। _੭। 


ਪਾਤ੍ਹ ਸਰੂਪ ਹੁਤੀ ਤਿਹ ਨੌਰ ਸੋਊ ਚਲਿ ਕੈ ਨ੍ਰਿਪ ਕੇ ਗ੍ਰਿਹਿ ਆਈ। 
ਭੇਦ ਅਭੇਦ ਕੀ ਬਾਤ ਸਭੈ ਕਹਿ ਕੈ ਮੁਖ ਤੇ ਸਭ ਹੀ ਸਮੁਝਾਈ। 
ਪਾਨ _ਚਬਾਇ ਚਲੀ _ਤਿਤ ਕੋ ਮਨ ਦੇਵ ਅਦੇਵਨ ਕੋ __ਬਿਰਮਾਈ। 
ਅਨੰਦ ਲੋਕ ਭਏ ਤਜਿ ਸੋਕ ਸੁ _ਸੋਕ ਕੀ ਬਾਤ ਸਭੈ ਬਿਸਰਾਈ। ੮। 


ਚਰਿਤ੍ਰ ਪਾਖਿਆਨ ੪੪੭ 


ਗਿਆ ਜਦੋਂ ਤੋਂ ਉਸ ਨੇ ਬੁੱਧੀ ਨਾਲ ਸੁਰਤਿ ਨੂੰ ਸਥਿਰ _ਕੀਤਾ। ਰਾਤ ਦਿਨ ਪਰਮਾਤਮਾ ਦੀ 


ਭਗਤੀ ਕਰਦਾ ਅਤੇ ਕਦੇ ਭੁਲ ਕੇ ਵੀ ਨਗਰ _ਵਿਚ ਨ ਆਇਆ।੧। 


ਮੁਨੀ ਬਨ ਵਿਚ ਤਪਸਿਆ ਕਰਦਾ ਅਤੇ ਰਾਮ ਦਾ ਨਾਮ ਜਪ ਕੇ ਸੁਖ ਪ੍ਰਾਪਤ ਕਰਦਾ। 
ਨਿੱਤ ਇਸ਼ਨਾਨ ਕਰਦਾ ਅਤੇ ਧਿਆਨ _ਧਰਦਾ, ਮੁਖ ਤੋਂ ਵੇਦ ਪਾਠ ਕਰਦਾ ਅਤੇ ਹਰਿ ਵਿਚ 
ਲਿਵ _ਲਗਾਉਂਦਾ। ਛੇ ਸ਼ਾਸਤ੍ਰਾਂ ਦੀ ਰੀਤ ਅਨੁਸਾਰ ਚਲਦਾ, ਸ਼ਰੀਰ ਉਤੇ ਕਸ਼ਟ ਸਹਾਰ 
ਲੈਂਦਾ ਪਰ ਮਨ ਨੂੰ ਨ ਡੁਲਾਉਂਦਾ। ਜਦੋਂ ਭੁਖ ਪਿਆਸ ਲਗਦੀ ਤਾਂ ਬਨ ਵਿਚੋਂ ਫਲ ਚੁਣ ਕੇ 
ਖਾ _ਲੈੱਦਾ।੨। 


ਇਸ ਤਰ੍ਹਾਂ ਸਮਾਂ _ਬੀਤਦਾ ਗਿਆ ਅਤੇ ਉਥੇ (ਦੇਸ ਵਿਚ) ਕਾਲ ਪੈ ਗਿਆ, 
ਇਹ ਗੱਲ) ਸੁਣ ਲਈ। ਉਥੇ ਇਕ ਬੀਜ ਵੀ ਨ ਰਿਹਾ ਅਤੇ ਸਾਰੇ ਲੋਕ ਦਾਣੇ ਦਾਣੇ 
ਤਰਸਣ _ਲਗੇ। ਜਿਤਨੇ ਵੀ ਬਹੁਤ ਪੜ੍ਹੇ ਹੋਏ ਬ੍ਰਾਹਮਣ ਸਨ, (ਉਨ੍ਹਾਂ ਨੂੰ) ਤਦ ਹੀ ਰਾਜੇ 
ਬੁਲਾ ਲਿਆ (ਅਤੇ ਪੁੱਛਣ ਲਗਾ ਕਿ) ਮੈਂ ਕਿਹੜਾ ਮਾੜਾ ਕੰਮ ਕੀਤਾ ਹੈ ਜਿਸ ਕਰ ਕੇ 
ਪੂਜਾ ਦੇ ਲੋਕ ਜੀ ਨਹੀਂ ਰਹੇ (ਭਾਵ ਮਰਦੇ ਜਾ _ਰਹੇ _ਹਨ)।੩। 


ਜਦ ਰਾਜੇ ਨੇ ਉਨ੍ਹਾਂ (ਬ੍ਰਾਹਮਣਾਂ) ਨੂੰ ਇੰਜ ਕਿਹਾ, ਤਦ ਸਾਰਿਆਂ ਬ੍ਰਾਹਮਣਾਂ ਨੇ ਇਸ 


ਤਰ੍ਹਾਂ ਕਿਹਾ _ਕਿ ਤੁਸੀਂ ਰਾਜਨੀਤੀ ਅਨੁਸਾਰ ਚਲਦੇ ਹੋ, ਤੁਹਾਡਾ ਕੋਈ ਪਾਪ ਨਹੀਂ __ਵੇਖਿਆ। 


(ਉਨ੍ਹਾਂ ਨੇ) ਸਮ੍ਿਤੀਆਂ ਅਤੇ ਛੇ ਸ਼ਾਸਤ੍ਰਾਂ ਨੂੰ (ਵਾਚ ਕੇ) ਕਈ ਪੁਕਾਰ ਦੇ ਵਿਚਾਰ ਸੋਚੇ (ਅਤੇ 
ਕਿਹਾ--) ਤੁਹਾਡੇ ਘਰ _ਸਿਰੰਗੀ ਰਿਸ਼ੀ ਆਵੇ, ਇਹੀ ਗੱਲ ਸਾਡੇ ਮਨ ਨੂੰ ਲਗਦੀ ਹੈ।੪। 


ਜੇ (ਇਹ ਗੱਲ) ਮਨ ਨੂੰ ਲਗੇ ਤਾਂ ਹੇ ਮਹਾਰਾਜ! ਬੰਦਾ ਭੇਜ ਕੇ ਉਸ ਨੂੰ ਬੁਲਾ ਲਵੋ। 
ਕਿਸੇ ਤਰ੍ਹਾਂ ਵਿਭਾਂਡਵ ਦਾ ਪੁੱਤਰ ਇਸ ਨਗਰ _ਦੀਆਂ _ਗਲੀਆਂ ਵਿਚ ਫਿਰੇ। ਇਹ ਮਨ ਵਿਚ 
ਸੌਚ ਜਾਣੋ ਕਿ ਜਦੋਂ ਉਹ ਦੇਸ ਵਿਚ ਆ ਕੇ ਵਸੇਗਾ ਤਾਂ ਕਾਲ ਖਤਮ ਹੋ ਜਾਏਗਾ। ਜੇ ਉਹ 
(ਬੰਦਾ ਭੇਜਣ ਤੇ) ਨਹੀਂ ਆਉਂਦਾ ਤਾਂ ਪੁਤਰ ਨੂੰ ਭੇਜ ਕੇ ਜਾਂ ਆਪ ਜਾ ਕੇ (ਉਸ ਨੂੰ) ਜਲਦੀ 
ਲੈ ਆਓ।੫। 
ਨੱਰਠਾ 

ਸੇਵਕਾਂ, ਮਿਤਰਾਂ ਅਤੇ ਪੁੱਤਰ ਨੂੰ ਭੇਜ ਕੇ ਰਾਜਾ ਬਹੁਤ ਬੇਹਾਲ ਹੋ_ਗਿਆ। _ਆਪ ਵੀ 
(ਮੁਨੀ ਦੇ) ਚਰਨਾਂ ਨਾਲ _ਲਿਪਟ ਰਿਹਾ, ਪਰ ਮੁਨੀ ਨ ਆਇਆ।੬। 
੭ਾਵੰਯਾ 

ਸਾਰਿਆਂ ਲੋਕਾਂ ਨੇ ਬੈਠ ਕੇ ਵਿਚਾਰ ਕੀਤਾ ਕਿ ਹੁਣ ਕੀ ਉਪਾ ਕੀਤਾ ਜਾਏ। _ਸਾਡਾ 
ਰਾਜਾ ਆਪ ਵੀ ਜਾ ਆਇਆ ਹੈ, ਪਰ ਅਜੇ ਤਕ ਰਿਸ਼ੀ ਪਸੀਜਿਆ ਨਹੀਂ ਹੈ। ਜੋ ਕੋਈ ਉਸ 
ਨੂੰ ਇਥੇ ਬੁਲਾ ਲਿਆਏ ਤਾਂ ਉਸ ਨੂੰ ਇਸ ਦੇਸ਼ ਦਾ ਔਧਾ (ਰਾਜ) ਦੇ ਦਿਆਂ। ਇਸ ਕਰ ਕੇ 
ਸਾਰੇ ਸ਼ਰਮਿੰਦੇ ਹੋ ਕੇ ਘਰ ਆ ਗਏ। (ਸੋਚਣ ਲਗੇ ਕਿ ਕੋਈ ਅਜਿਹਾ ਉਪਾ ਕੀਤਾ ਜਾਏ 
ਕਿ) ਮੁਨੀ ਪੁਸੰਨ ਹੋ ਜਾਏ (ਅਤੇ ਉਸ ਦਾ ) ਸਾਰਾ ਤਪ ਨਸ਼ਟ ਹੋ ਜਾਏ।੭। 


ਇਕ _ਨਟੀ ਵਰਗੀ ਇਸਤਰੀ ਉਥੇ ਰਹਿੰਦੀ ਸੀ, ਉਹ ਚਲ ਕੇ ਰਾਜੇ ਦੇ ਮਹੱਲ ਵਿਚ 
ਆਈ। (ਉਸ ਨੇ) ਭੇਦ ਅਭੇਦ ਦੀ ਸਾਰੀ ਗੱਲ (ਰਾਜੇ ਨੂੰ) ਮੂੰਹੋਂ ਬੋਲ ਕੇ _ਸਮਝਾਈ। _ਪਾਨ 
ਚਬਾਉਂਦੀ ਹੋਈ ਉਥੋਂ _ ਨੂੰ ਚਲ ਪਈ ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ _ਭਰਮਾਉਣ ਵਾਲੀ 


ਸੀ। (ਉਸ ਨੂੰ ਜਾਂਦਿਆਂ ਵੇਖ ਕੇ) ਸਾਰੇ ਲੋਕ ਦੁਖ ਨੂੰ ਛਡ ਕੇ ਪ੍ਰਸੰਨ ਹੋ ਗਏ (ਅਤੇ ਇਸ 
ਤਰ੍ਹਾਂ) ਦੁਖ _ਦੀ ਸਾਰੀ ਗੱਲ ਭੁਲਾ _ਦਿੱਤੀ।੮। 


ਕੋ 


ਠ੍ 27 ॥੦੧ 2੧ 


੪੪੮ 


ਕਾ ਬਪੁਰੋ ਮੁਨਿ ਹੈ ਸੁਨਿ ਹੇ ਨ੍ਰਿਪ ਨੈਕ ਜੋ 

ਰੂਪ ਦਿਖਾਇ ਤਿਸੈ ਉਰਝਾਇ ਸੁ ਬਾਤਨ ਸੋ ਅਪਨੇ ਬਸਿ _ਕੈਹੋ। 
ਪਾਗ _ਬੋਧਾਇ ਜਟਾਨ ਮੁੰਡਾਇ _ ਸੁ ਤਾ ਨ੍ਰਿਪ ਜਾਇ ਤਵਾਲਯ ਲ੍ਰਯੈਹੌ। 
ਕੇਤਿਕ ਬਾਤ ਸੁਨੋ ਇਹ ਨਾਥ _ਤਵਾਨਨ ਤੇ ਟੁਕ ਆਇਸੁ ਪੈਹੌ। ੯। 


ਕੇਤਿਕ ਬਾਤ ਸੁਨੋ ਮੁਹਿ ਹੇ ਨ੍ਰਿਪ ਤਾਰਨ ਤੋਰਿ ਅਕਾਸ ਤੇ ਲ੍ਯੈਹੌ। 
ਦੇਵ ਅਦੇਵ ਕਹਾ ਨਰ ਹੈ ਬਰ ਦੇਵਨ ਕੋ ਛਿਨ ਮੈ ਬਸਿ ਕੈਹੌ। 
ਦ੍ਯੋਸ ਕੇ ਬੀਚ ਚੜੈ ਹੋ _ਨਿਸਾਕਰ ਰੈਨਿ ਸਮੈ ਰਵਿ ਕੋ ਪੁਗਟੈ ਹੋ। 
ਗ੍ਯਾਰਹ ਰੁਦੂਨ ਕੋ ਹਰਿ ਕੌ ਬਿਧਿ ਕੀ ਬੁਧਿ ਕੋ ਬਿਧਿ ਸੌ ਬਿਸਰੈਹੌ। ੧0। 


ਦੰਹਰਾ 
ਐਸੇ ਬਚਨ _ਉਚਾਰਿ _ਤ੍ਰਿਯ ਤਹ ਤੇ _ਕਿਯੋ _ਪਯਾਨ। 
ਪਲਕ _ਏਕ ਬੀਤੀ ਨਹੀ ਤਹਾ _ਪਹੂੰਚੀ _ਆਨਿ। _੧੧। 
ਮਾਵੰਯਾ 
ਦੇਖਿ ਤਪੌਧਨ ਕੌ ਬਨ ਮਾਨਨਿ ਮੋਹਿ ਰਹੀ ਮਨ ਮੈ ਸੁਖੁ ਪਾਯੋ। 
ਖਾਤ _ਬਿਭਾਂਡਵ ਜੂ ਫਲ ਥੋਂ ਤਿਨ ਡਾਰਿਨ ਸੋ ਪਕਵਾਨ ਲਗਾਯੋ। 
ਭੂਖ ਲਗੀ ਜਬ ਹੀ ਮੁਨਿ ਕੌ ਤਬ ਹੀ ਤਹ ਨੌਰ ਛੁਧਾਤਰ ਆਸਯੋ। 
ਤੇ ਫਲ ਖਾਇ ਰਹਿਯੋ _ਬਿਸਮਾਇ ਮਹਾ ਮਨ ਭੀਤਰ _ਮੋਦ _ਬਢਾਯੋ। _੧੨। 


ਤਹਾ ਮਨ ਮੋਦ ਬਦਢੈਕੈ। 


ਜੋਬਨ ਜੇਬ _ਜਗੇ ਅਤਿ ਹੀ ਇਕ ਮਾਨਨਿ _ਕਾਨਨ ਬੀਚ _ਬਿਰਾਜੈ। 
ਨੀਲ ਨਿਚੋਲ ਸੇ ਨੈਨ _ਲਸੈ ਦੁਤਿ ਦੇਖਿ ਮਨੋਜਵ ਕੋ ਮਨੁ _ਲਾਜੈ। 
ਕੋਕ ਕਪੋਤ _ਕਲਾਨਿਧਿ _ਕੇਹਰਿ ਕੀਰ ਕੁਰੰਗ ਕਹੀ ਕਿਹ ਕਾਜੈ। 
ਸੋਕ ਮਿਟੈ ਨਿਰਖੇ ਸਭ ਹੀ _ਛਬਿ ਆਨੰਦ ਕੌ ਹਿਯ ਮੈ ਉਪਰਾਜੈ। _੧੫। 


ਚਿਤ _ਬਿਚਾਰ ਕਿਯੋ ਅਪਨੇ ਮਨ ਕੋ ਮੁਨਿ ਹੈ ਯਹ ਤਾਹਿ ਨਿਹਾਰੋ। 
ਦੇਵ ਅਦੇਵ ਕਿ ਜਛ ਭੁਜੰਗ ਕਿਧੌ ਨਰ ਦੇਵ ਰੁ ਦੇਵ ਬਿਚਾਰੋ। 


ਚਰਿਤ੍ਰ ਪਾਖਿਆਨ ੪੪੯ 


(ਉਹ ਇਸਤਰੀ ਕਹਿਣ ਲਗੀ) ਉਹ ਮੁਨੀ ਵਿਚਾਰਾ ਕੀ 
ਜੇ ਉਹ ਜ਼ਰਾ ਵੀ ਮੇਰੇ ਵਲ ਅੱਖਾਂ ਖੋਲ੍ਹ ਕੇ ਵੇਖੇਗਾ। (ਮੈਂ) ਉਸ ਨੂੰ 
ਅਤੇ ਗੱਲਾਂ ਵਿਚ ਉਲਝਾ _ਕੇ ਆਪਣੇ ਵਸ ਵਿਚ ਕਰ _ਲਵਾਂਗੀ। (ਉਸ ਦੀਆਂ) ਜਟਾਵਾਂ 
ਮੁਨਵਾ ਕੇ ਅਤੇ ਪਗੜੀ _ਬੰਨ੍ਹਵਾ ਕੇ ਹੇ ਰਾਜਨ! ਤੇਰੇ ਘਰ ਲੈ ਆਵਾਂਗੀ। ਹੇ ਨਾਥ! (ਮੇਰੀ) 
ਜ਼ਰਾ _ਜਿੰਨੀ ਗੱਲ ਸੁਣੋ, (ਮੈਂ) ਤੁਹਾਡੇ ਮੂੰਹ ਤੋਂ ਬਸ ਆਗਿਆ ਪ੍ਰਾਪਤ _ਕਰ _ਲਵਾਂ।੯। 

ਹੇ ਰਾਜਨ! ਮੇਰੀ ਮਾੜੀ ਜਿੰਨੀ ਗੋਲ ਸੁਣੋ, (ਮੈਂ) ਆਕਾਸ਼ ਤੋਂ ਤਾਰੇ ਤੋੜ ਲਿਆਵਾਂਗੀ। 
ਦੇਵਤੇ, ਦੈਂਤ ਅਤੇ ਮਨੁੱਖ _ਕੀ ਹਨ, (ਮੈਂ) ਛਿਣ ਭਰ ਵਿਚ ਸ੍ਸ਼ਨ ਦੇਵਤਿਆਂ ਨੂੰ ਵੀ ਵਸ 
ਵਿਚ ਕਰ _ਲਵਾਂਗੀ। (ਮੈਂ) ਦਿਨ ਨੂੰ ਚੰਦਰਮਾ ਚੜ੍ਹਾ _ਦਿਆਂਗੀ ਅਤੇ _ਰਾਤ _ਵੇਲੇ ਸੂਰਜ ਨੂੰ 
ਪ੍ਰਗਟ ਕਰ _ਦਿਆਂਗੀ। (ਮੈਂ) ਗਿਆਰਾਂ ਰੁਦ੍ਰਾਂ ਦੀ, ਵਿਸ਼ਣੂ ਦੀ, ਬੂਹਮਾ ਦੀ _ ਬੁੱਧੀ ਨੂੰ ਜੁਗਤ 
ਨਾਲ ਮਾਰ ਦਿਆਂਗੀ।੧0। 
ਦੰਹਰਾ” 

ਅਜਿਹੇ ਬੋਲ ਉਚਾਰ ਕੇ (ਉਹ) ਇਸਤਰੀ ਉਥੋਂ ਲਈ ਚਲ ਪਈ ਅਤੇ (ਅਜੇ) ਇਕ 
ਪਲਕ _ਝਪਕਣ ਦਾ ਸਮਾਂ ਵੀ ਬੀਤਿਆ ਨਹੀਂ ਸੀ ਕਿ ਉਥੇ ਆ ਪਹੁੰਚੀ।੧੧। 
੭ਾਵੰਯਾ 

(ਉਹ) _ਗਰਬੀਲੀ ਇਸਤਰੀ _'ਤਪੋਧਨ” _(ਤਪਸਵਰੀ ਸ੍ਰਿੰਗੀ ਰਿਸ਼ੀ) ਦੇ ਬਨ ਨੂੰ ਵੇਖ ਕੇ 
ਮੋਹਿਤ ਹੋ ਗਈ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ। ਵਿਭਾਂਡਵ ਜੀ ਜੋ ਫਲ ਖਾਂਦੇ 
ਸਨ, ਉਨ੍ਹਾਂ _ਡਾਲੀਆਂ ਨਾਲ ਪਕਵਾਨ _ਲਗਾ_ਦਿੱਤੇ। ਜਦੋਂ ਮੁਨੀ ਨੂੰ ਭੁਖ ਲਗੀ, ਤਾਂ ਉਸ ਥਾਂ 
ਤੇ ਭੁਖ ਦਾ ਸਤਾਇਆ ਹੋਇਆ ਆਇਆ। (ਉਹ ਪਕਵਾਨ ਰੂਪ) ਫਲ ਖਾ ਕੇ ਬਹੁਤ ਹੈਰਾਨ 
ਹੋਇਆ ਅਤੇ ਮਨ _ਵਿਚ ਆਨੰਦ _ਵਧਾਇਆ।੧੨। 

ਮੁਨੀ ਨੇ ਮਨ ਵਿਚ ਵਿਚਾਰ ਕੀਤਾ ਕਿ ਇਹ _ਫਲ ਪਰਮਾਤਮਾ ਨੇ ਕਿਵੇ ਪੈਦਾ ਕੀਤੇ 
ਹਨ? ਬਨ ਵਿਚ ਅੱਖਾਂ ਨਾਲ ਵੇਖੇ ਨਹੀਂ ਅਤੇ ਅਜ ਤਕ ਕਦੇ ਖਾਏ ਨਹੀਂ। ਜਾਂ ਇੰਦਰ ਛਲ 
ਦੇ ਬਲ ਨਾਲ ਮੇਰੇ ਤਪ ਨੂੰ ਵੇਖਣ ਤਾਂ ਨਹੀਂ ਆਇਆ। ਜਾਂ ਜਗਦੀਸ਼ ਨੇ ਕ੍ਰਿਪਾ ਕਰ ਕੇ 
ਮੈਨੂੰ ਪ੍ਰਸੰਨ ਕਰਨ ਲਈ ਇਹ _ਕਾਰਜ _ਤਾਂ ਨਹੀਂ _ਕੀਤਾ।੧੩। 

ਮੁਨੀ ਦੇ ਮਨ ਵਿਚ ਬਹੁਤ ਖੁਸ਼ੀ ਪੈਦਾ ਹੋਈ ਅਤੇ ਬਨ ਦੇ ਫਲ ਖਾ ਕੇ ਚੌਂਕ ਪਿਆ। 
ਇਸ ਦਾ ਕੁਝ ਕਾਰਨ ਹੈ, ਇਹ ਕਹਿ ਕੇ ਚੌਹਾਂ ਪਾਸੇ ਵੇਖਣ ਲਗਾ। (ਉਸ ਨੇ ਵੇਖਿਆ ਕਿ) 
ਹਾਰ ਸ਼ਿੰਗਾਰ ਕਰ ਕੇ ਇਕ ਸੁੰਦਰੀ ਉਥੇ _ਪੁਸੰਨ ਚਿਤ _ਖੜੋਤੀ ਹੈ। (ਉਹ) ਧਰਤੀ ਦੀ 
ਸ਼ਿੰਗਾਰਿਕ ਸਾਮਗ੍ਰੀ ਉਤੇ ਸੁਸ਼ੋਭਿਤ ਹੈ, ਮਾਨੋ ਧਰਤੀ ਦੇ ਸ਼ਿੰਗਾਰ ਦਾ ਸ਼ਿੰਗਾਰ ਬਣੀ ਹੋਈ 
ਹੋਵੇ ।੧੪। 

(ਜਿਸ ਦਾ) ਜੋਬਨ ਬਹੁਤ ਸ਼ੋਭਾਸ਼ਾਲੀ ਸੀ, ਉਹ ਇਕ ਇਸਤਰੀ ਜੰਗਲ ਵਿਚ _ਖੜੋਤੀ 
ਸੀ। _ ਉਸ ਦੇ ਨੈਣ ਨੀਲੇ ਕਮਲਾਂ ਵਾਂਗ ਚਮਕ ਰਹੇ ਸਨ, (ਉਸ ਦੀ) ਖੂਬਸੂਰਤੀ ਨੂੰ ਵੇਖ ਕੇ 
ਕਾਮ ਦੇਵ ਦਾ ਮਨ ਵੀ ਲਲਚਾਉਂਦਾ ਸੀ। _ਚਕਵਾ, ਕਬੂਤਰ, ਚੰਦੂਮਾ, ਸ਼ੇਰ, ਤੋਤਾ ਅਤੇ ਹਿਰਨ 
(ਇਸ ਇਸਤਰੀ ਦੇ ਸਾਹਮਣੇ ਦਸੋ) ਕਿਸ ਕੰਮ ਦੇ ਹਨ। ਉਸ ਨੂੰ ਵੇਖਣ ਨਾਲ ਸਭ ਦੇ ਦੁਖ 
ਦੂਰ ਹੋ ਜਾਂਦੇ ਹਨ। (ਉਸ ਨੂੰ ਵੇਖ ਕੇ) ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ।੧੫। 

ਮੁਨੀ ਨੇ ਉਸ (ਇਸਤਰੀ) ਨੂੰ ਵੇਖ ਕੇ ਆਪਣੇ ਮਨ ਵਿਚ ਇਹ ਵਿਚਾਰ ਕੀਤਾ। ਕੀ 
ਇਸ ਨੂੰ ਦੇਵਤਾ, ਦੈਂਤ, ਯਕਸ਼, ਨਾਗ, ਨਰ ਦੇਵ ਅਤੇ ਦੇਵ ਵਿਚਾਰਾਂ। ਜਾਂ (ਇਹ) ਕੋਈ ਰਾਜ 


੪੫0 


ਸੀ _ ਦਸਮ-ਗੁੁੰਥ ਸਾਹਿਬ 


ਰਾਜ ਕੁਮਾਰਿ _ਬਿਰਾਜਤ ਹੈ ਕੋਊ ਤਾਪਰ ਆਜ _ਸਭੈ ਤਨ ਵਾਰੌ। 
ਯਾਹੀ ਕੋ ਤੀਰ ਰਹੌ ਦਿਨ ਰੈਨਿ ਕਰੌ ਤਪਸ੍ਯਾ ਬਨ ਬੀਚ _ਬਿਹਾਰੌ। _੧੬। 


ਜਾਇ ਪੁਨਾਮ ਕਿਯੋ ਤਿਹ ਕੋ ਸੁਨਿ ਬਾਤ ਕਹੋ ਹਮ ਸੋ ਤੁਮ ਕੋ ਹੈ। 
ਦੇਵ ਅਦੇਵਨ ਕੀ ਦੁਹਿਤ ਕਿਧੌ ਰਾਮ ਕੀ ਬਾਮ ਹੁਤੀ ਬਨ ਸੋਹੈ। 
ਰਾਜਸਿਰੀ ਕਿਧੌ ਰਾਜ ਕੁਮਾਰਿ ਤੂ ਜਛ ਭੁਜੰਗਨ ਕੇ ਮਨ ਮੋਹੈ। 
ਸਾਚ ਉਚਾਰੁ ਸਚੀ ਕਿ ਸਿਵਾ ਕਿ ਤੁਹੀ ਰਤਿ ਹੈ ਪਤਿ ਕੋ ਮਗੁ ਜੋਹੈ। ੧੭। 


ਨਾਥ ਸਚੀ ਰਤਿ ਹੌ ਨ ਸਿਵਾ ਨਹਿ ਹੌਗੀ ਨ ਰਾਜ ਕੁਮਾਰ ਕੀ ਜਾਈ। 
ਰਾਜਸਿਰੀ ਨਹਿ _ਜਛ ਭੁੰਜਗਨਿ ਦੇਵ ਅਦੇਵ ਨਹੀ _ਉਪਜਾਈ। 
ਰਾਮ ਕੀ ਬਾਮ ਨ ਹੋ ਅਥਿਤੀਸ ਰਿਖੀਸ ਉਦਾਲਕ ਕੀ _ਤ੍ਰਿਯ ਜਾਈ। 
ਏਕੁ ਜੁਗੀਸ ਸੁਨੇ ਤੁਮਹੂੰ ਤਿਹ ਤੇ ਤੁਮਰੇ ਬਰਬੇ ਕਹ _ਆਈ। _੧੮। 


ਚੰਚਲ ਨੈਨ ਕਿ _ਚੰਚਲਤਾਈ ਸੋ _ਟਾਮਨ ਸੋ ਤਿਹ ਕੋ ਕਰਿ ਦੀਨੋ। 
ਹਾਵ ਸੁ ਭਾਵ ਦਿਖਾਇ ਘਨੇ ਛਿਨਕੇਕ ਬਿਖੈ ਮੁਨਿ ਜੂ ਬਸਿ ਕੀਨੋ। 
ਪਾਗ _ਬੰਧਾਇ _ਜਟਾਨ ਮੁੰਡਾਇ ਸੁ _ਭੂਖਨ ਅੰਗ _ਬਨਾਇ _ਨਵੀਨੋ। 
ਜੀਤਿ ਗੁਲਾਮ _ਕਿਯੋ _ਅਪਨੌ ਤਿਹ _ਤਾਪਸ ਤੇ _ਗ੍ਰਿਸਤੀ ਕਰਿ _ਲੀਨੋ। _੧੯। 


ਤਾਪਸਤਾਈ ਕੋ ਤ੍ਰਯਾਗ _ਤਪੀਸੂਰ ਤਾ ਤ੍ਰਿਯ ਪੈ ਚਿਤ ਕੈ _ਉਰਝਾਯੋ। 
ਪਾਇ ਬੂਤੋਤਮ ਕੌ _ਤਰੁਨੀ ਤਨ ਸੋਕ _ਨਿਵਾਰਿ _ਅਸੋਕੁਪਜਾਯੋ। 
ਭਾਤਿ ਅਨੇਕ _ਬਿਹਾਰਤ ਸੁੰਦਰ _ਸਾਤ _ਸੁਤਾ ਖਟ ਪੂਤੁਪਜਾਯੋ। 
ਤ੍ਯਾਗ _ਦਯੇ ਬਨ ਕੋ _ਬਸਿਬੋ ਪੁਰ ਭੀਤਰ ਕੋ _ਬਸਿਯੋ ਮਨ ਭਾਯੋ। _੨0। 


ਏਕ ਮਹਾ ਬਨ ਹੈ ਸੁਨਿ ਹੋ ਮੁਨਿ ਆਜੁ ਚਲੈ ਤਹ ਜਾਇ ਬਿਹਾਰੈ। 
ਫੂਲ ਘਨੇ ਫਲ _ਰਾਜਤ ਸੁੰਦਰ ਫਲਿ ਰਹੇ ਜਮੁਨਾ ਕੇ ਕਿਨਾਰੈ। 
ਤ੍ਯਾਗ _ਬਿਲੰਬ _ਚਲੋ _ਤਿਤ ਕੋ ਤੁਮ _ਕਾਨਨ ਸੋ _ਰਮਨੀਯ _ਨਿਹਾਰੈ। 
ਕੇਲ ਕਰੈ ਮਿਲਿ ਆਪਸ ਮੈ ਦੋਊ ਕੰਦੂਪ ਕੌ ਸਭ ਦਰਪ _ਨਿਵਾਰੈ। ੨੧। 


ਕਾਨਨ ਜੇਤਿਕ ਥੇ ਤਿਹ ਦੇਸ ਸਭੈ ਅਥਿਤੇਸ ਕੋ ਬਾਲ ਦਿਖਾਏ। 
ਕਾਂਖ ਤੇ _ਕੰਕਨ ਕੁੰਡਲ ਕਾਢਿ ਜਰਾਵਕਿ ਜੇਬ _ਜਰੇ _ਪਹਿਰਾਏ। 
ਮੋਹਿ ਰਹਿਯੋ ਤਿਹ ਕੌ ਲਖਿ ਕੈ ਮੁਨਿ ਜੋਗ ਕੈ ਨ੍ਯਾਸ ਸਭੈ ਬਿਸਰਾਏ। 
ਕਾਹੂੰ ਪ੍ਰਬੋਧ ਕਿਯੋ ਨਹਿ ਤਾ ਕਹ ਆਪਨ ਹੀ ਗ੍ਰਿਹ ਮੈ ਮੁਨਿ ਆਏ। ੨੨। 


ਚਰਿਤ੍ਰਂ ਪਾਖਿਆਨ ੪੫੧ 


ਕੁਮਾਰੀ ਬਿਰਾਜਦੀ ਹੈ ਜਿਸ ਉਤੇ ਅਜ _ਸਾਰਾ ਸ਼ਰੀਰ (ਭਾਵ-- ਸਭ ਕੁਝ) _ਵਾਰ _ਦਿਆਂ। 
ਦਿਨ ਰਾਤ ਇਸੇ ਦੇ ਨੇੜੇ ਰਹਾਂ, ਤਪਸਿਆ ਕਰਾਂ ਅਤੇ ਬਨ _ਵਿਚ _ਵਿਚਰਾਂ।੧੬। 


(ਮੁਨੀ ਨੇ ਉਸ ਇਸਤਰੀ ਨੂੰ) ਜਾ ਕੇ ਪ੍ਰਨਾਮ ਕੀਤਾ (ਅਤੇ ਕਿਹਾ) ਮੇਰੀ ਗੱਲ ਸੁਣ 
ਅਤੇ ਦਸ ਤੂੰ ਕੌਣ ਹੈਂ? ਕੀ ਦੇਵਤਿਆਂ ਜਾਂ ਦੈਂਤਾਂ ਦੀ ਪੁੱਤਰੀ ਹੈੱ_ ਜਾਂ ਰਾਮ ਦੀ ਇਸਤਰੀ 
(ਸੀਤਾ) ਜੰਗਲ ਵਿਚ ਸੁਸ਼ੋਭਿਤ ਹੈਂ। ਕੀ ਤੂੰ ਰਾਣੀ ਜਾਂ ਰਾਜ ਕੁਮਾਰੀ ਹੈੱ'_ਜੋ _ਯਕਸ਼ਾਂ ਅਤੇ 
ਨਾਗਾਂ ਨੂੰ ਵੀ ਮੋਹਣ ਵਾਲੀ ਹੈਂ। ਸਚ ਦਸ ਕਿ ਤੂੰ ਸਚੀ (ਇੰਦਾਣੀ) ਹੈ, ਸ਼ਿਵਾ (ਦੁਰਗਾ) ਹੈ, 
ਜਾਂ (ਕਾਮ ਦੀ ਪਤਨੀ) ਰਤੀ ਹੈ, ਜਾਂ ਆਪਣੇ ਪਤੀ ਦਾ ਰਾਹ ਤਕ ਰਹੀ _ਹੈਂ!੧੭। 


(ਇਸਤਰੀ ਨੇ ਉੱਤਰ ਦਿੱਤਾ--) ਹੈ ਨਾਥ! ਨ ਮੈਂ ਸਚੀ, ਜਾਂ ਰਤੀ ਜਾਂ ਸ਼ਿਵਾ ਹਾਂ ਅਤੇ 
ਨ ਹੀ ਰਾਜ ਕੁਮਾਰ ਦੀ ਪੈਦਾ ਕੀਤੀ ਹੋਈ (ਭਾਵ ਰਾਜ ਕੁਮਾਰੀ) ਹਾਂ। ਨ ਮੈਂ ਰਾਣੀ 
ਅਤੇ ਨ ਹੀ ਯਕਸ਼ਾਂ, ਨਾਗਾਂ, ਦੇਵਤਿਆਂ ਜਾਂ ਦੈਂਤਾਂ ਦੀ ਪੈਦਾ ਕੀਤੀ ਹੋਈ ਹਾਂ। ਹੇ ਯੋਗੀ 
ਮੈਂ ਰਾਮ ਦੀ_ਇਸਤਰੀ (ਸੀਤਾ) ਹਾਂ; ਮੈਂ' ਤਾਂ ਰਿਸ਼ੀ 'ਉਦਾਲਕ ਦੀ ਇਸਤਰੀ ਦੀ ਪੈਦਾ ਕੀਤੀ 
ਹੋਈ ਹਾਂ। (ਮੈਂ) ਇਕ ਤੂੰ ਹੀ ਸ੍ਰੇਸ਼ਠ ਯੋਗੀ ਸੁਣਿਆ ਹੈ, ਇਸ ਲਈ ਤੈਨੂੰ ਵਿਆਹੁਣ ਲਈ 
ਆਈ ਹਾਂ।੧੮। 

ਚੰਚਲ ਨੈਣਾਂ ਦੀ _ਚੰਚਲਤਾਈ ਨਾਲ (ਇਸਤਰੀ ਨੇ) ਉਸ ਨੂੰ ਟੂਣਾ ਜਿਹਾ ਕਰ ਦਿੱਤਾ 
ਬਹੁਤ _ਹਾਵ ਭਾਵ ਵਿਖਾ ਕੇ ਇਕ ਛਿਣ ਵਿਚ ਹੀ ਮੁਨੀ ਨੂੰ ਵਸ ਵਿਚ ਕਰ ਲਿਆ। 
(ਉਸ ਦੀਆਂ) ਜਟਾਵਾਂ ਮੁੰਨ ਕੇ, ਪਗੜੀ ਬੰਨ੍ਹਵਾ ਕੇ ਅਤੇ ਸ਼ਰੀਰ ਉਤੇ ਨਵੇਂ ਜ਼ੇਵਰ 
ਦਿੱਤੇ। ਉਸ ਨੂੰ ਜਿਤ ਕੇ ਆਪਣਾ ਗੁਲਾਮ ਬਣਾ ਲਿਆ ਅਤੇ ਤਪਸਵੀ ਤੋ ਗਿ 
ਕਰ ਦਿੱਤਾ।੧੯। 


ਤਪਸਿਆ ਨੂੰ ਤਿਆਗ ਕੇ ਉਹ _ਤਪਸਵੀ ਉਸ ਇਸਤਰੀ ਵਿਚ ਆਪਣੇ ਚਿਤ ਨੂੰ ਫਸਾ 
ਬੈਠਾ। ਉਸ ਉੱਤਮ ਬ੍ਰਤਧਾਰੀ ਨੂੰ ਪ੍ਰਾਪਤ ਕਰ ਕੇ ਇਸਤਰੀ ਨੇ ਦੁਖ ਨੂੰ ਤਿਆਗ ਕੇ ਆਨੰਦ 
ਪੈਦਾ ਕਰ _ਲਿਆ। _ਉਹ ਸੁੰਦਰ ਅਨੇਕ _ਤਰ੍ਹਾਂ ਨਾਲ (ਜੰਗਲ _ਵਿਚ) ਵਿਚਰਦੀ _ਰਹੀ ਅਤੇ 
ਸੱਤ ਲੜਕੀਆਂ ਅਤੇ ਛੇ ਪੁੰਤਰਾਂ ਨੂੰ ਜਨਮ _ਦਿੱਤਾ। ਉਸ _ਤਪਸਵੀ ਨੇ ਜੰਗਲ ਦਾ ਵਾਸਾ ਛਡ 
ਕੇ ਸ਼ਹਿਰ ਵਿਚ ਵਸਣ ਦਾ ਮਨ ਬਣਾਇਆ।੨0। 

(ਉਸ ਇਸਤਰੀ ਨੇ ਮੁਨੀ ਨੂੰ ਕਿਹਾ--) ਹੇ ਮੁਨੀ! ਸੁਣੋ! (ਇਥੇ ਨੇੜੇ) ਇਕ ਮਹਾ ਬਨ 
ਹੈ, ਅਜ ਚਲ ਕੇ ਉਥੇ ਵਿਹਾਰ ਕਰੀਏ। ਉਥੇ ਬਹੁਤ ਫੁਲ ਅਤੇ ਸੁੰਦਰ ਫਲ ਹਨ, ਜੋ ਜਮਨਾ 
ਦੇ ਕੇਢੇ ਉਤੇ ਸ਼ੁਭਾਇਮਾਨ ਹਨ। ਬਿਨਾ ਦੇਰ ਕੀਤੇ ਤੁਸੀਂ ਉਥੇ ਚਲੋ, (ਉਹ ਇਸ) ਬਨ ਤੋਂ 
ਜ਼ਿਆਦਾ ਸੁੰਦਰ ਦਿਸਦਾ _ਹੈ। _ਉਥੇ ਅਸੀਂ ਦੋਵੇਂ ਮਿਲ ਕੇ _ਕਾਮ-ਕ੍ਰੀੜਾ _ਕਰਾਂਗੇ ਅਤੇ ਕਾਮ 
ਦੇਵ ਦਾ ਘਮੰਡ ਦੂਰ _ਕਰਾਂਗੇ।੨੧। 


ਜਿਤਨੇ ਵੀ _ਉਸ ਦੇਸ ਵਿਚ ਬਨ ਸਨ, ਉਹ ਸਾਰੇ ਉਸ _ਇਸਤਰੀ ਨੇ ਯੋਗੀ ਨੂੰ 
ਵਿਖਾਏ। (ਉਸ ਇਸਤਰੀ ਨੇ ਆਪਣੀ) _ਪੋਟਲੀ ਵਿਚੋਂ _ਕੰਗਣ, ਕੁੰਡਲ ਅਤੇ ਹੋਰ _ਜੜਾਊ 
ਗਹਿਣੇ ਕਢ ਕੇ (ਯੋਗੀ ਨੂੰ!) ਪਵਾਏ। ਉਨ੍ਹਾਂ ਨੂੰ ਵੇਖ ਕੇ ਮੁਨੀ ਮੋਹਿਆ ਗਿਆ ਅਤੇ ਯੋਗ 
ਦੀਆਂ ਸਾਰੀਆਂ ਜੁਗਤਾਂ ਭੁਲ _ਗਿਆ। ਉਸ ਨੂੰ ਕਿਸੇ ਨੇ ਗਿਆਨ ਉਪਦੇਸ਼ ਨ ਕੀਤਾ, ਮੁਨੀ 
ਆਪਣੇ ਹੀ ਘਰ ਵਿਚ ਆ ਗਿਆ।੨੨। 


ਕਤ 


੪੫੨ ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਸਾਤ ਸੁਤਾ ਆਗੇ ਕਰੀ _ਤੀਨੁ _ਤ੍ਰਿਯਹਿ ਸੁਤ _ਲੀਨ। 
ਇਕ ਕਾਂਧੇ ਇਕ ਕਾਂਖ ਮੈ ਖਸਟਮ ਮੁਨਿ ਸਿਰ ਦੀਨ। ੨੩। 
ਤੱਟਕਾ ਛੰਟਾ 
ਪੁਰ ਮੈ _ਰਿਖਿ ਆਇ ਸੁਨੇ ਜਬ ਹੀ। ਜਨ ਪੂਜਨ ਤਾਹਿ ਚਲੇ ਸਭ ਹੀ। 
ਚਿਤ ਭਾਤਹਿ ਭਾਤਿ ਅਨੰਦਿਤ ਹ੍ਹੈ। _ਬ੍ਰਿਧ ਬਾਲ ਨ ਜ੍ਹਾਨ ਰਹਿਯੋ ਘਰ ਕ੍ਰੈ। ੨੪। 


ਲਿਵ ਦੀ ਰਚਨ ਰਲ. ਪਦ ਪਰ (ਵਿਚਿ ਦੀ ਵਚਿ ਦੀ 
ਲਖਿ ਕੈ ਤਿਨ ਕੌ ਰਿਖਿ ਯੌ ਹਰਖਿਯੋ। ਤਬ ਹੀ ਘਨ ਸਾਵਨ ਜ੍ਯੋ _ਬਰਖਿਯੋ। ੨੫। 


ਦੰਹਰਾ 
ਬਰਖਿਯੋ ਤਹਾ _ਅਸੇਖ ਜਲ _ਹਰਖੇ ਲੋਕ _ਅਪਾਰ। 
ਭਯੋ ਸੁਕਾਲ _ਦੁਕਾਲ ਤੇ _ਐਸੇ _ਚਰਿਤ _ਨਿਹਾਰਿ। ੨੬। 
ਤੌੱਟਕਾ ਛੰਟਾ 
ਘਨ _ਜ੍ਯੋ__ਬਰਖਿਯੋ ਸੁ _ਘਨੋ ਤਹ _ਆਈ। _ਪੁਨਿ _ਲੋਕਨ ਕੇ ਉਪਜੀ ਦੁਚਿਤਾਈ। 
ਜਬ ਲੌ ਗ੍ਰਿਹਿ ਤੇ ਰਿਖਿ ਰਾਜ ਨ ਜੈਹੈ। ਤਬ ਲੌ ਗਿਰਿ ਗਾਵ ਬਰਾਬਰਿ ਹੂਹੈ। ੨੭। 


ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ। _ਨਿਜੁ ਆਧਿਕ ਦੇਸ ਬਟਾਇ ਦਿਯੋ। 
ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ। ਪੁਰ ਬਾਸਿਨ ਕੋ ਸਭ ਸੋਕ ਨਿਵਾਰੋ। ੨੮। 


ਮਾਵੰਯਾ 
ਬੈਸ ਬਿਤੀ ਬਸਿ ਬਾਮਹੁ ਕੇ ਬਿਸੁਨਾਥ ਕਹੂੰ ਹਿਯ ਮੈ ਨ ਸਰਿਯੋ। 
ਬਿਸੰਭਾਰ ਭਯੋ _ਬਰਰਾਤ ਕਹਾ ਬਿਨੁ ਬੇਦ ਕੇ _ਬਾਦਿ _ਬਿਬਾਦਿ ਬਰਿਯੋ। 
ਬਹਿ ਕੈ ਬਲੁ ਕੈ ਬਿਝੁ ਕੈ ਉਝ ਕੈ ਤੁਹਿ ਕਾਲ ਕੋ ਖ੍ਯਾਲ ਕਹਾ ਬਿਸਰਿਯੋ। 
ਬਨਿ ਕੈ ਤਨਿ ਕੈ ਬਿਹਰੌ ਪੁਰ ਮੈ ਜੜ _ਲਾਜਹਿ ਲਾਜ ਕੁਕਾਜ ਕਰਿਯੋ। ੨੯। 


ਦੰਹਾਰਾ 
ਬਚਨ ਸੁਨਤ ਐਸੋ ਮੁਨਿਜ ਮਨ ਮੈ _ਕਿਯੋ ਬਿਚਾਰ। 
ਤੁਰਤ _ਬਨਹਿ _ਪੁਰਿ ਛੋਰਿ ਕੈ ਉਠਿ ਭਾਜਿਯੋ _ਬਿਸੰਭਾਰ। ੩0। 
ਜਿਹ ਐਲ ਜੀਵ '.ਜਿੱਥਹਿ ਹਧਊ “ਲੋਰੀ ਚਕ 
ਅਰਧ _ਰਾਜ ਤਿਹ ਨ੍ਰਿਪਤਿ ਕੋ ਲੀਨੌ ਆਪੁ _ਬਟਾਇ। _੩੧। 
ਸਤ ਟਾਰਿਯੋ ਤਿਹ ਮੁਨਿਜ ਕੋ ਅਰਧ ਦੇਸ ਕੌ ਪਾਇ। 
ਭਾਤਿ ਭਾਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ। ੩੨। ੧। 
/ਇਤਾ ਸੰ ਯਾਰਤ੍ਹ ਪਲ੍ਯਾਨੇ /ਤ੍‌ਆ ਯੱਰੇਤ੍ਹੰ ਮਤਾਂ ਡੂਪ ਸਲਾਦ 7ਟਕਾ ਨੈ ਦਸ ਯਾਤਰੂ ਸਨਪਤਨਾ 
ਮਤੁ ਸਭਨ ਸਤ) _59%5/ ੨੨੩੯੭ #ਫਲੰ/ 


ਚਰਿਤ੍ਰ ਪਾਖਿਆਨ ੪੫੩ 


ਦੰਹਰਾ 

ਉਨ੍ਹਾਂ ਨੇ ਸੱਤ ਧੀਆਂ ਨੂੰ ਅਗੇ ਕਰ ਲਿਆ ਅਤੇ ਤਿੰਨ ਪੁੱਤਰਾਂ ਨੂੰ ਇਸਤਰੀ ਨੇ ਸੰਭਾਲ 
ਲਿਆ। (ਬਾਕੀ ਖਿੰਨ ਪੁੱਤਰਾਂ ਵਿਚੋਂ) ਇਕ ਮੋਢੇ ਉਤੇ, ਇਕ ਕੁਛੜ ਅਤੇ ਛੇਵਾਂ ਮੁਨੀ ਨੇ ਸਿਰ 
ਉਤੇ ਬਿਠਾ _ਦਿੱਤਾ।੨੩। 
ਤੱਟਕਾ ਛੰਟਾ 

ਨਗਰ _ਵਿਚ ਜਦ ਲੋਕਾਂ ਨੇ ਰਿਸ਼ੀ ਦਾ ਆਣਾ ਸੁਣਿਆ ਤਾਂ ਸਭ ਲੋਕ ਉਸ ਦੀ ਪੂਜਾ 
ਕਰਨ ਲਈ ਤੁਰ _ਪਏ। ਸਾਰਿਆਂ ਦੇ ਚਿਤ ਭਾਂਤ ਭਾਂਤ ਨਾਲ _ਆਨੰਦਿਤ ਹਨ ਅਤੇ ਬਿਰਧ, 
ਬਾਲ, _ਜਵਾਨ ਕੋਈ ਵੀ ਘਰ ਨਹੀਂ _ਰਿਹਾ।੨੪। 

ਸਭ ਨੇ ਹੱਥ ਵਿਚ ਕੇਸਰ ਦੇ ਫੁਲ ਲਏ ਹੋਏ ਹਨ (ਜੋ ਉਨ੍ਹਾਂ ਨੇ) ਮੁਨੀ ਉਤੇ ਵਾਰ ਸੁਟੇ 
ਹਨ। ਉਨ੍ਹਾਂ ਨੂੰ ਵੇਖ ਕੇ ਰਿਸ਼ੀ ਇਸ ਤਰ੍ਹਾਂ ਪ੍ਰਸੰਨ ਹੋਇਆ ਅਤੇ ਤਦੋਂ ਸਾਵਣ ਵਰਗੇ ਬਦਲ 
ਵਰ੍ਹਨ ਲਗ _ਗਏ।੨੫। 
ਦੰਹਾਰਾ 

ਉਥੇ _ਬਹੁਤ ਅਧਿਕ ਮੀਂਹ ਪਿਆ ਅਤੇ ਲੋਕੀਂ _ਬਹੁਤ _ਪੁਸੰਨ ਹੋਏ। ਅਜਿਹਾ ਚਰਿਤ੍ਰ 
ਵੇਖ ਕੇ ਕਾਲ ਤੋਂ _ਸੁਕਾਲ ਹੋ _ਗਿਆ।੨੬। 
ਤੱਟਕਾ ਛੰਟਾ 

(ਉਥੇ) ਬਦਲ ਜਿਉਂ ਹੀ ਬਹੁਤ ਅਧਿਕ ਵਰ੍ਹਿਆ (ਤਾਂ ਹਰ ਪਾਸੇ ਜਲ ਹੀ ਜਲ) ਹੋ 
ਗਿਆ। ਫਿਰ ਲੋਕਾਂ ਦੇ ਮਨ ਵਿਚ ਦੁਬਿਧਾ ਪੈਦਾ ਹੋ ਗਈ। ਜਦ ਤਕ (ਨਗਰ ਦੇ) ਘਰ ਤੋਂ 
ਰਿਸ਼ੀ-ਰਾਜ ਨਹੀਂ ਜਾਂਦੇ, ਤਦ ਤਕ ਪਿੰਡ _ਡਿਗ _ਕੇ ਬਰਾਬਰ _ਹੋ__ਜਾਵੇਗਾ।੨੭। 
ਨੂੰ (ਇਥੋਂ) ਲੈ ਜਾਓ ਅਤੇ ਨਗਰ ਵਾਸੀਆਂ ਦੇ ਸਭ 


ਮਹ 
ਹ 
ਤੱ 
ਧੂ 
ਕਾ 
ਕਰ 


ਦੁਖ ਦੂਰ _ਕਰੋ।੨੮। 
ਹਾਵੀ” 

(ਤਦ ਇਸਤਰੀ ਮੁਨੀ ਨੂੰ ਸੈਬੋਧਿਤ ਹੋਈ ਕਿ) ਇਸਤਰੀ ਦੇ ਵਸ ਪਿਆਂ ਸਾਰੀ ਉਮਰ 
ਗੁਜ਼ਾਰ ਦਿੱਤੀ, ਪਰ _ਕਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ _ਕੀਤਾ। (ਤੂੰ) _ਬੇਸੁਧ ਹੋ 
ਗਿਆ ਹੈਂ। ਵੇਦ ਦੇ ਵਾਦ ਵਿਵਾਦ ਨੂੰ ਛਡ ਕੇ ਤੂੰ _ਬਰੜਾਉਂਦਾ ਫਿਰਦਾ ਹੈਂ। (ਸੈਸਾਰਿਕਤਾ 
ਵਿਚ) ਵਹਿ ਕੇ, (ਵਾਸਨਾਵਾਂ ਵਿਚ) ਸੜ ਕੇ, (ਪਰਮਾਤਮਾ ਤੋਂ) ਵਿਛੜ ਕੇ ਅਤੇ (ਕਰਤੱਵ 
ਪਥ ਤੋਂ) ਉਖੜ ਕੇ, ਤੂੰ ਕਾਲ ਦਾ ਖਿਆਲ ਕਿਉਂ ਭੁਲਾ ਦਿੱਤਾ ਹੈ। ਤੂੰ ਬਣ ਠਣ ਕੇ, ਨਗਰ 
ਵਿਚ ਘੁੰਮ ਰਿਹਾ ਹੈਂ। ਹੇ ਮੂਰਖ! ਲਾਜ ਛਡ ਕੇ ਬਹੁਤ ਮਾੜਾ ਕੰਮ ਕੀਤਾ ਹੈ।੨੯। 
ਦੰਹਰਾ 


ਇਸ ਤਰ੍ਹਾਂ ਦੇ ਬੋਲ ਸੁਣ ਕੇ ਮੁਨੀ ਨੇ ਮਨ ਵਿਚ ਵਿਚਾਰ ਕੀਤਾ। ਤੁਰਤ ਬੇਸੁਧ ਹੋਕੇ 
ਨਗਰ ਨੂੰ ਛਡ ਦਿੱਤਾ ਅਤੇ ਬਨ _ਵਲ ਉਠ _ਭਜਿਆ।੩0। ਪਹਿਲਾਂ ਰਿਸ਼ੀ ਨੂੰ ਜੰਗਲ ਵਿਚੋਂ 
ਕਢ ਲਿਆਉਂਦਾ, (ਫਿਰ) _ਬਦਲਾਂ ਤੋਂ ਬਰਖਾ ਕਰਵਾ ਲਈ ਅਤੇ ਉਸ ਰਾਜੇ ਤੋਂ _ਅਧਾ ਰਾਜ 
ਵੰਡਵਾ ਲਿਆ।੩੧। ਉਸ ਮੁਨੀ ਦਾ ਸੌਤ ਭੰਗ ਕੀਤਾ ਅਤੇ ਅੱਧਾ ਦੇਸ਼ ਪ੍ਰਾਪਤ ਕਰ _ਲਿਆ। 
(ਫਿਰ) ਹਿਰਦੇ ਵਿਚ ਆਨੰਦ ਵਧਾ ਕੇ ਭਾਂਤ ਭਾਂਤ ਦੇ ਸੁਖ _ਮਾਣੇ।੩੨। 


/ਏਲੋਂ ਹਨ ਲਰਤੂੱਪ/ਕਆਨ ਦੇ ਤੰਆ ਲਾਰੇਤੂ ਦੇ ਅਤੀ ਝੂਪ ਸੰਵਾਦ ਦੇ /ਟਕਾ %ਂ_ਚੱਟਵੇ'` ਲਰੈੜ੍ਰ ਟੀ ਆਮਤਨੀ 
ਭਾ ਲਭ _ਹੰ/ _555/ ੨੦੩੯੪ ਲਲਦਾ/ 


੪੫੪ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 


ਰਿਖੀ ਗੌਤਮ ਬਨ ਮੈ ਬਸੈ ਤਾਹਿ ਅਹਿਲ੍ਯਾ ਤ੍ਰੀਯ। 
ਮਨਸਾ _ਬਾਚਾ _ਕਰਮਨਾ ਬਸਿ _ਕਰਿ _ਰਾਖਿਯੋ __ਪੀਯ। _੧। 


ਸੁਰੀ ਆਸੁਰੀ ਕਿੰਨ੍ਹਨੀ ਤਾ ਸਮ ਔਰ ਨ 
ਰੂਪਵਤੀ ਤ੍ਰੈ ਲੋਕ ਮੈ ਤਾ ਸੀ ਅਉਰ ਨ 


ਕੋਇ। 
ਹੋਇ। ੨। 


ਸਿਵਾ ਸਚੀ ਸੀਤਾ ਸਤੀ ਤਾ ਕੋ ਰੂਪ ਨਿਹਾਰਿ। 
ਰਹਤ ਨਾਰਿ ਨਿਹੁਰਾਇ ਕਰਿ ਨਿਜ ਘਟਿ ਰੂਪ ਬਿਚਾਰਿ। ੩। 


ਕੀਤੀ ਪਤੀ ਵਹ ਹੀ 


ਕਾਜ। 


ਰੂਪ ਅਹਿਲ੍ਯਾ ਕੋ _ਨਿਰਖਿ _ਰੀਝਿ _ਰਹਿਯੋ ਸੁਰ _ਰਾਜ। ੪। 


੭/ਤਲ 


ਬਾਸਵ ਕੀ ਛਬਿ ਹੇਰਿ ਤਿਯਾ ਹੂ ਬਸਿ ਭਈ। 
ਬਿਰਹ ਸਮੁੰਦ ਕੇ ਬੀਚ ਬੂਡਿ ਸਭ ਹੀ ਗਈ। 


ਤੀਨ ਲੋਕ ਕੋ ਨਾਥ ਜੁ _ਭੇਟਨ ਪਾਇਯੈ। 


ਹੋ ਜੋਬਨ ਜੜ ਮੁਨਿ ਤੀਰ ਨ ਬ੍ਰਿਥਾ ਗਵਾਇਯੈ। ੫। 


ਦੰਹਰਾ 


ਤਬ ਅਬਲਾ ਸੁਰ ਰਾਜ ਕੇ ਮੋਹੀ ਰੂਪ ਨਿਹਾਰਿ। 
ਹਰ ਅਰਿ ਸਰ ਤਾ ਕੌ ਹਨ੍ਯੋ ਘਾਯਲਿ ਭਈ ਸੁਮਾਰ। ੬। 


ਚੱਪਲਾਂ 


ਕੌਨ ਉਪਾਇ ਸੁਰੇਸਹਿ ਪੈਯੈ। _ਪਠੈ _ਸਹਚ਼ਰੀ ਤਾਹਿ _ਬੁਲੈਯੈ। 
ਏਕ ਰੈਨਿ ਜੌ ਭੇਟਨ ਪਾਊ। _ਤਾ ਪਰ ਸੁਨੋ ਸਖੀ ਬਲਿ ਜਾਊ। ੭। 


ਦੰਹਰਾ 


ਜੋਗਨੇਸੁਰੀ ਸਹਚਰੀ ਸੋ ਤਿਨ ਲਈ _ਬੁਲਾਇ। 
ਸਕਲ ਭੇਦ ਸਮੁਝਾਇ ਕੈ ਹਰਿ ਪ੍ਰਤਿ ਦਈ ਪਠਾਇ। ੮। 
ਜਾਇ ਕਹਿਯੋ ਸੁਰ ਰਾਜ ਸੋ ਭੇਦ ਸਖੀ ਸਮਝਾਇ। 
ਸੁਨਤ ਅਹਿਲ੍ਯਾ ਕੀ ਬ੍ਰਿਥਾ _ਰੀਝਿ _ਰਹਿਯੋ ਸੁਰ ਰਾਇ। ੯। 


ਨਾਵੰਯਾ 
ਬਾਲਿ ਗਿਰੀ ਬਿਸੰਭਾਰ ਸੁਨੋ ਹਰਿ ਭਾਲ ਬਿਖੈ 


ਬਿੰਦਿਯੋ ਨ ਦਿਯੋ ਹੈ। 


ਸੋ_ਕੇਹੂੰ ਤਾਹਿ ਕਰਿਯੋ ਜਿਨ ਆਜੁ ਲਗੇ ਨ ਸਿੰਗਾਰ ਕਿਯੌ _ਹੈ। 


ਬੀਰੀ ਚਬਾਇ ਸਕੈ ਨ ਸਖੀ ਪਰ ਪਾਇ ਰਹੀ 
ਬੇਗਿ ਚਲੋ ਬਨਿ ਬੈਠੇ ਕਹਾ ਮਨ ਮਾਨਨਿ 


ਨਹਿ ਪਾਨਿ ਪਿਯੋ_ਹੈ। 


ਕੋ ਮਨੋ ਮੋਹਿ ਲਿਯੋ ਹੈ। _੧0। 


ਚਰਿਤ੍ਰ ਪਾਖਿਆਨ ੪੫੫ 


ਦੰਹਰਾ 

ਗੌਤਮ ਰਿਸ਼ੀ ਬਨ ਵਿਚ ਰਹਿੰਦਾ ਸੀ। ਉਸ ਦੀ ਅਹਿਲਿਆ ਨਾਂ ਦੀ ਇਸਤਰੀ ਸੀ। ਮਨ, 
ਬਚਨ ਅਤੇ ਕਰਮ _ਕਰ ਕੇ (ਉਸ ਨੇ ਆਪਣੇ) ਪਤੀ ਨੂੰ ਵਸ ਵਿਚ ਕਰ ਰਖਿਆ _ਸੀ।੧। 

ਦੇਵ-ਇਸਤਰੀਆਂ, ਦੈਂਤ - ਇਸਤਰੀਆਂ ਅਤੇ _ਕਿੰਨਰ-ਇਸਤਰੀਆਂ ਵਿਚੋਂ ਹੋਰ ਕੋਈ ਵੀ 
ਉਸ ਦੇ ਬਰਾਬਰ _ਨਹੀਂ_ਸੀ। ਤਿੰਨਾਂ ਲੋਕਾਂ ਵਿਚ ਉਸ _ਵਰਗੀ _ਰੂਪਵਾਨ ਕੋਈ ਹੋਰ ਨਹੀਂ 
ਸੀ।੨। 

ਪਾਰਬਤੀ, _ਸਚੀ (ਇੰਦਰਾਣੀ), ਸੀਤਾ ਅਤੇ ਸਤੀ ਉਸ _ਦਾ ਰੂਪ ਵੇਖ ਕੇ ਅਤੇ ਆਪਣੇ 
ਰੂਪ ਨੂੰ ਘਟ ਸਮਝ _ਕੇ ਗਰਦਨ ਝੁਕਾ _ਦਿੰਦੀਆਂ _ਸਨ।੩। 


ਕਿਸੇ ਕੰਮ ਲਈ ਸਾਰੇ ਦੇਵਤੇ ਗੌਤਮ ਰਿਸ਼ੀ ਦੇ (ਘਰ) ਗਏ। ਅਹਿਲਿਆ ਦੇ ਰੂਪ 
ਵੇਖ ਕੇ ਇੰਦਰ (ਸੁਰ ਰਾਜ”) ਮੋਹਿਤ ਹੋ__ਗਿਆ।੪। 
੭%/ਤਲ 


ਇੰਦਰ ਦੀ ਛਬੀ ਨੂੰ ਵੇਖ ਕੇ ਇਸਤਰੀ (ਅਹਿਲਿਆ) ਵੀ ਉਸ ਦੇ ਵਸ ਹੋ 
ਗਈ। (ਉਹ) ਬਿਰਹੋ' ਦੇ ਸਮੁੰਦਰ ਵਿਚ ਸਾਰੀ ਡੂਬ ਗਈ (ਅਤੇ ਸੋਚਣ ਲਗੀ ਕਿ) ਮੈਂ 
ਤਿੰਨਾਂ ਲੋਕਾਂ ਦੇ ਸੁਆਮੀ (ਇੰਦਰ) ਨੂੰ ਪ੍ਰਾਪਤ ਕਰ ਲਵਾਂ, ਤਾਂ (ਇਸ) ਮੂਰਖ ਮੁਨੀ ਕੋਲ ਰਹਿ 
ਕੇ ਵਿਅਰਥ _ਵਿਚ ਜੋਬਨ ਨੂੰ ਨ ਗੰਵਾਵਾਂ।੫। 


0੨੧੨ 


ਵਿਚ 
ਜੇ 


ਦੰਹਰਾ 

ਤਦ (ਉਹ) ਅਬਲਾ _(ਅਹਿਲਿਆ) ਇੰਦਰ ਦਾ ਰੂਪ ਵੇਖ ਕੇ ਮੋਹਿਤ ਹੋ ਗਈ। ਸ਼ਿਵ 
ਦੇ ਵੈਰੀ (ਕਾਮ ਦੇਵ) ਨੇ ਉਸ ਨੂੰ ਤੀਰ ਮਾਰ ਕੇ _ਬਹੁਤ ਘਾਇਲ _ਕਰ _ਦਿੱਤਾ।੬। 
ਜੱਪਣਾ 

(ਸੋਚਣ ਲਗੀ ਕਿ) ਕਿਹੜੇ ਉਪਾ ਨਾਲ ਇੰਦਰ ਨੂੰ ਪ੍ਰਾਪਤ ਕੀਤਾ ਜਾਏ। ਸਹੇਲੀ ਭੇਜ 
ਕੇ ਉਸ ਨੂੰ ਬੁਲਾਵਾਂ। ਹੇ ਸਖੀ! ਸੁਣ, ਜੇ ਇਕ ਰਾਤ ਉਸ ਨਾਲ ਸੰਯੋਗ ਹੋ_ ਜਾਏ, ਤਾਂ ਮੈਂ _ਉਸ 
ਤੋਂ ਨਿਛਾਵਰ _ਹੋ_ਜਾਵਾਂ।੭। 
ਦੰਹਾਰਾ 


ਜੇਗਨੇਸੁਰੀ ਨਾਂ ਦੀ ਸਹੇਲੀ ਨੂੰ ਉਸ ਨੇ _ਬੁਲਾਇਆ। (ਉਸ ਨੂੰ) ਸਾਰਾ ਭੇਦ ਦਸ ਕੇ 
ਇੰਦਰ ਕੋਲ ਭੇਜ ਦਿੱਤੀ।੮। ਸਖੀ ਨੇ ਜਾ ਕੇ ਇੰਦਰ ਨੂੰ ਸਾਰਾ ਭੇਦ ਸਮਝਾ ਕੇ ਕਹਿ _ਦਿੱਤਾ। 
ਅਹਿਲਿਆ ਦੀ ਗੱਲ ਸੁਣ ਕੇ ਇੰਦਰ ਬਹੁਤ _ਪੁਸੰਨ _ਹੋਇਆ।੯। 


੨ ਅਜ 
ਕੀਤਾ ਹੈ। (ਉਹ) ਪਾਨ _ਵੀ_ਨਹੀਂ _ਚਬਾ ਸਕਦੀ, ਸਖੀ ਦੇ ਧੈਰੀਂ ਪੈਂਦੀ ਹੈ, ਅਤੇ (ਉਸ ਨੇ) 
ਪਾਣੀ ਤਕ ਨਹੀਂ ਪੀਤਾ ਹੈ। ਜਲਦੀ ਚਲੋ, (ਇਥੇ) ਬਣ ਕੇ ਬੈਠੇ ਹੋ, (ਤੁਸੀਂ) ਉਸ ਮਾਣ 
ਮਤੀ _ਦਾ ਮਨ ਮੋਹ ਲਿਆ ਹੈ।੧0। 


੪੫੬ 


ਸੀ _ਦਸਮ-ਗ੍ਰੰਥ ਸਾਹਿਬ 


ਕ੍ਰੋਰਿ ਕ੍ਰਲਾਪ ਕਰੈ _ਕਮਲਾਛਣਿ _ਦ੍ਯੋਸ _ਨਿਸਾ ਕਬਹੂੰ ਨਹਿ ਸੋਵੈ। 
ਸਾਂਪਿਨ ਜ੍ਯੋ_ਸਸਕੈ ਛਿਤ ਊਪਰ ਲੋਕ ਕੀ ਲਾਜ ਸਭੈ _ਹਠਿ ਖੋਵੇ। 
ਹਾਰ ਸਿੰਗਾਰ ਧਰੈ ਨਹਿ ਸੁੰਦਰਿ ਆਂਸੂਨ ਸੌ ਸਸਿ _ਆਨਨ ਧੋਵੈ। 
ਬੇਗਿ ਚਲੋ ਬਨਿ ਕਹਾ ਤਵ ਮਾਰਗਿ ਕੋ ਮੁਨਿ ਮਾਨਿਨ ਜੋਵੈ। ੧੧। 


ਕੈਗੇਮਰੈਂਕੈਂ ਮੈ ਕੋਰ 
ਗੋ 
ਰਿ ਤੱ 
ਹੂ 
ਹੈ 
ਕਰ 
ਤੋ 
੍ 
। 


ਦੰਹਰਾ 
ਰਿਖਿ ਗੋਤਮ ਰਿਸਿ ਕੈ ਕਹਿਯੋ ਕੋ ਆਯੋ ਇਹ ਧਾਮ। 
ਤਬ ਤਿਹ ਅਸ ਉਤਰ _ਦਿਯੋ _ਰਿਖਹਿ _ਬਿਹਸਿ ਕਰਿ _ਬਾਮ। _੧੬। 
ਚੱਪਣਾ 
ਮਾਂਜਾਰ ਇਹ ਠਾ ਇਕ ਆਯੋ। _ਤਮੁ ਕੌ ਹੇਰਿ ਅਧਿਕ ਡਰ ਪਾਯੋ। 
ਚਿਤ ਅਤਿ ਤ੍ਰਸਤ ਖਾਟ ਤਰ ਦੁਰਿਯੋ। ਮੈ ਮੁਨਿ ਜੂ ਤੁਹਿ ਸਾਚੁ ਉਚਰਿਯੋ। _੧੭। 


ਤਟਕਾ ਛੰਟਾ 
ਮੁਨਿ ਰਾਜ ਕਛੁ ਨਹਿ ਭੇਦ ਲਹਿਯੋ। ਤ੍ਰਿਯ ਜੋ _ਕਿਯ ਸੋ ਪਤਿ ਸਾਥ ਕਹਿਯੋ। 
ਮਾਂਜਾਰ ਦੁਰਿਯੋ ਇਹ ਖਾਟ ਤਰੈ। ਜਨੁ _ਬਾਸਵ ਕੀ ਸਭ ਸੋਭ ਧਰੈ। ੧੮। 


ਚਰਿਤ੍ਰ ਪਾਖਿਆਨ ੪੫੭ 


(ਉਹ) ਕਮਲ _ਨੈਣੀ ਕਰੋੜਾਂ ਤਰ੍ਹਾਂ ਦੇ ਵਿਰਲਾਪ ਕਰਦੀ ਹੈ। _ਦਿਨ ਅਤੇ ਰਾਤ _ਵਿਚ 
ਕਦੇ ਵੀ _ਸੌਂਦੀ ਨਹੀਂ _ਹੈ। ਧਰਤੀ ਉਤੇ ਪਈ ਹੋਈ ਸੌਪਣੀ ਵਾਂਗ _ਸਿਸਕਦੀ ਹੈ ਅਤੇ ਲੋਕ 
ਲਾਜ ਨੂੰ ਹਠ ਪੂਰਵਕ ਖਤਮ _ਕਰ ਦਿੱਤਾ ਹੈ। ਉਹ ਸੁੰਦਰੀ ਹਾਰ ਸ਼ਿੰਗਾਰ ਨਹੀਂ ਕਰਦੀ ਅਤੇ 
ਹੰਝੂਆਂ ਨਾਲ ਆਪਣਾ ਚੰਦ੍ਰਮਾ ਵਰਗਾ ਮੁਖ ਧੋਂਦੀ ਹੈ। ਜਲਦੀ ਚਲੋ, (ਇਥੇ) ਕਿਉਂ ਬਣ ਕੇ 
ਬੈਠੇ ਹੋ, ਤੁਹਾਡੇ ਰਸਤੇ ਨੂੰ ਮੁਨੀ ਦੀ ਇਸਤਰੀ ਵੇਖ _ਰਹੀ_ਹੈ।੧੧। 

ਉਸ _ਤਪਸਵੀ ਇਸਤਰੀ ਦੀ ਗੱਲ ਸੁਣ ਕੇ ਇੰਦਰ ਉਸ ਪਾਸੇ ਵਲ ਚਲ ਪਿਆ ਜਿਥੇ 
ਇਸਤਰੀ ਵਿਚਰ ਰਹੀ ਸੀ। (ਇੰਦਰ ਦੀ ਆਮਦ ਦੀ ਗੱਲ ਸੁਣ ਕੇ) ਪਾਨ ਚਬਾ ਕੇ ਅਤੇ 
ਸਰੂਪ ਸੰਵਾਰ ਕੇ ਬਾਰ ਬਾਰ ਸ਼ਿੰਗਾਰ ਕਰਦੀ ਹੈ। (ਇੰਦਰ) ਮੌਕਾ ਤਾੜ ਕੇ ਮੁਨੀ ਦੇ ਸ੍ਰਾਪ ਤੋਂ 
ਡਰਦਾ, ਸੰਕੋਚਦਾ ਅਤੇ _ਸੁਕੜਦਾ ਹੋਇਆ ਉਧਰ ਨੂੰ ਚਲ ਪਿਆ। ਉਹ ਨ ਉਥੇ ਜਾ ਸਕਦਾ 
ਹੈ, ਨ ਰਹਿ ਸਕਦਾ ਹੈ, _ਮਤਵਾਲੇ ਵਾਂਗ _ਡਿਗਡੋਲੇ ਖਾਂਦਾ ਤੁਰ _ਰਿਹਾ ਹੈ।੧੨। 

(ਸਖੀ ਨੇ ਕਿਹਾ--) ਹੇ ਪਿਆਰੇ! ਮਨ ਭਾਉਂਦੀ ਪ੍ਰੇਮਿਕਾ ਨੂੰ ਜਲਦੀ ਮਿਲੋ, ਅਜ ਅਸੀਂ 
ਤੁਹਾਡੇ ਹੋ__ਗਏ ਹਾਂ। ਹੇ ਮਹਾਰਾਜ! ਮਿਲਣ ਦੇ ਸਮੇਂ ਮੁਨੀ ਰਾਜ ਧਿਆਨ ਲਗਾਉਣ ਲਈ 
ਬਾਹਰ ਚਲੇ ਗਏ _ਹਨ। ਮਿਤਰ ਨੇ ਆ ਕੇ ਅਨੇਕ ਤਰ੍ਹਾਂ ਦੇ ਚੁੰਬਨ, ਆਸਨ ਅਤੇ ਆਲਿੰਗਨ 
ਕੀਤੇ ਹਨ। (ਇਸ ਸੰਯੋਗ ਨਾਲ) ਪ੍ਰੇਮਿਕਾ (ਅਹਿਲਿਆ) ਦਾ _ਮਨ ਬਹੁਤ ਆਨੰਦਿਤ ਹੋਇਆ 
ਅਤੇ ਉਸ ਨੇ ਮੁਨੀ ਨੂੰ ਮਨ ਤੋਂ ਵਿਸਾਰ ਦਿੱਤਾ।੧੩। 


ਦੰਹਰਾ” 

ਬਹੁਤ ਬਣੇ _ਠਣੇ ਸੁੰਦਰ ਤਿੰਨ ਲੋਕਾਂ ਦੇ ਸੁਆਮੀ ਇੰਦਰ ('ਬਾਸਵ”) ਨੂੰ ਪਤੀ ਵਜੋਂ 
ਪ੍ਰਾਪਤ ਕਰ _ਕੇ ਇਸਤਰੀ ਨੇ ਮੁਨੀ ਨੂੰ ਮਨੋ ਭੁਲਾ _ਦਿੱਤਾ।੧੪। 
੭ਾਵੰਯਾ 

(ਧਿਆਨ _ਵਿਚ ਮਗਨ) ਮੁਨੀ ਰਾਜ ਕੰਨਾਂ ਨਾਲ ਖੜਕਾ ਸੁਣ ਕੇ ਤਦੋਂ ਚੌਂਕ ਪਿਆ। 
ਉਸ ਨੇ ਸਾਰਾ ਧਿਆਨ ਛਡ ਦਿੱਤਾ ਅਤੇ ਕ੍ਰੋਧ ਨਾਲ ਸੜ ਬਲ ਗਿਆ। ਉਹ ਉਠ ਕੇ ਘਰ 
ਵਲ ਚਲ ਪਿਆ ਅਤੇ (ਉਸ ਨੂੰ) ਵੇਖ ਕੇ ਇੰਦਰ ਮੰਜੇ ਹੇਠਾਂ ਲੁਕ _ਗਿਆ। (ਮੁਨੀ) ਨੇ 
ਹੈਰਾਨ ਹੋ ਕੇ ਚਿਤ ਵਿਚ ਇਹ ਕਿਹਾ ਕਿ ਕਿਸੇ ਨਿਰਲਜ ਨੇ ਇਹ ਕੁਕਰਮ ਕੀਤਾ ਹੈ।੧੫। 


ਦੰਹਰਾ 


ਰਿਸ਼ੀ ਗੋਤਮ ਨੇ ਕ੍ਰੋਧਿਤ ਹੋ ਕੇ ਕਿਹਾ ਕਿ ਇਸ ਘਰ ਵਿਚ ਕੌਣ ਆਇਆ ਹੈ। ਤਦ 
ਇਸਤਰੀ ਨੇ ਰਿਸ਼ੀ ਨੂੰ ਹੱਸ ਕੇ ਇਸ ਤਰ੍ਹਾਂ ਉੱਤਰ _ਦਿੱਤਾ।੧੬। 
ਦੱਖਣ? 


ਇਕ ਬਿੱਲਾ ਇਥੇ ਆਇਆ ਸੀ। ਤੁਹਾਨੂੰ ਵੇਖ ਕੇ ਬਹੁਤ ਡਰ _ਗਿਆ। ਚਿਤ ਵਿਚ 
ਬਹੁਤ ਭੈ-ਭੀਤ ਹੋ. ਕੇ ਮੰਜੀ ਹੇਠ ਲੁਕ ਗਿਆ ਹੈ। ਹੇ ਮੁਨੀ ਜੀ! ਮੈਂ ਤੁਹਾਨੂੰ ਸਚ _ਕਿਹਾ 
ਹੈ।੧੭। 
ਤੱਟਕਾ ਛੱਟਾ 

ਮੁਨੀ ਰਾਜ ਨੇ ਕੁਝ ਭੇਦ ਨ ਸਮਝਿਆ। ਇਸਤਰੀ ਨੇ ਜੋ ਕੁਝ _ਕੀਤਾ ਪਤੀ 
(ਸੰਕੇਤਿਕ) ਦਸ _ਦਿੱਤਾ। ਬਿੱਲਾ ਇਸ ਮੌਜੀ ਹੇਠਾਂ ਲੁਕਿਆ ਹੈ, ਮਾਨੋ ਇੰਦਰ ਵਰਗੀ ਸ਼ੋਭਾ 
ਧਾਰਨ ਕਰਦਾ _ਹੋਵੇ। _(ਭਾਵ-- ਇੰਦਰ ਵਰਗਾ _ਹੀ__ਸੀ)।੧੮। 


02੧੨ 


੪੫੮ 


ਸੀ _ਦਸਮ-ਗ੍ਰੰਥ ਸਾਹਿਬ 


ਇਹ ਆਜਿ ਮੁਨੀ ਜਿਨਿ ਕੋਪ ਕਰੋ। _ਗ੍ਰਿਹਤੀ ਜੁਤ ਜਾਨਿ _ਰਹਿਯੋ_ਤੁਮਰੋਂ। 
ਤੁਮ ਜਾਇ ਤਿਹੀ ਗ੍ਰਿਹ ਹੋਮ ਕਰੋ। ਰਘੁਬੀਰ ਕਿ ਨਾਮਹਿ ਕੋ _ਉਚਰੋਂ। ੧੯। 


ਸੁਨਿ ਬੈਨ ਤਹੀ ਮੁਨਿ ਜਾਤ ਭਯੋ। _ਰਿਖਿ ਨਾਰਿ ਸੁਰੇਸ ਨਿਕਾਰਿ ਦਯੋ। 
ਕਈ ਦ੍ਯੋਸ ਬਿਤੇ ਤਿਹ ਭੇਦ ਸੁਨ੍ਯੋ। ਅਤਿ ਹੀ _ਰਿਸਿ ਕੈ ਨਿਜੁ ਸੀਸੁ _ਧੁਨ੍ਯੋ। ੨0। 


ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ। _ ਸੁਰ ਨਾਯਕ ਕੌ ਭਗਵਾਨ ਕਿਯੋ। 
ਭਗ ਤਾਹਿ ਸਹੰਸੂ ਭਏ ਤਨ ਮੈ। ਤ੍ਰਿਦਸੇਸ ਲਜਾਇ ਰਹਿਯੋ ਮਨ ਮੈ। ੨੧। 


ਦੰਹਰਾ 

ਸੁਾਪ ਦਿਯੈ ਤ੍ਰਿਯ ਕੌ ਬਹੁਰਿ ਜੋ ਤੈ ਕਿਯੋ ਚਰਿਤੁ। 

ਤੈ ਪਾਹਨ ਕੀ ਚਾਰਿ ਜੁਗ ਹੋਹਿ ਸਿਲਾ ਅਪਵਿਤ੍ੁ। ੨੨। ੧। 
/ਏੱਤਾ ਹੀ ਗਾਹ ਪਲ੍ਯਾਨੇ /ਤਰ੍‌ਯਾ ਲੰਹਤ੍ਹੇ ਨਹੀੰ ਡੁਪ ਅੰਠਾਏੇ /ਏਕਾ ਸੰ ਪੰਦੂਹਵੇਂ ਲਾਹੇੜ੍ਹ ਸ਼ਮਤਆ 

ਗਤ _ਲ਼ਠਮ ਸ੍ਤ/ 5947 ੨੨੬੧/ %ਫਲੀ/ 
ਭੁਸ਼ੰਨਾ ਪੁਯਤ _ਛੰਟਾ 

ਕਰੈ ਤੀਨਹੂੰ ਲੋਕ ਜਿਨ ਕੌ _ਜੁਹਾਰੀ। 
ਮਰੈ ਨਾਹਿ ਮਾਰੈ ਯਹੈ ਦਾਨ ਪਾਯੋ। _੧। 


ਚੱਪਣਾ 
ਰੀਝਿ ਰੁਦੂ ਯੌ ਬਚਨ ਉਚਾਰੇ। ਤੁਮ ਨਹਿ ਮਰੋਂ ਕਿਸੂ ਤੇ ਮਾਰੇ। 
ਜੋ ਆਪਸ ਮੈ ਰਾਰਿ ਬਢੈਹੋ। ਤੌ ਜਮ ਕੇ ਘਰ ਕੋ ਦੋਊ ਜੈਹੋ। ੨। 
ਮਹਾ ਰੁਦੁ ਤੇ ਜਬ _ਬਰੁ ਪਾਯੋ। ਸਭ _ਲੋਕਨ ਚਿਤ ਤੇ ਬਿਸਰਾਯੋ। 


ਜੋ ਕੋਊ ਦੇਵ ਦ੍ਰਿਸਟਿ ਮੈ ਆਵੈ। ਜਿਯ ਲੈ ਕੇ ਫਿਰ ਜਾਨ ਨ ਪਾਵੈ। ੩। 


ੜ੍‌ 


ਐਸੀ _ਭਾਤਿ ਬਹੁਤ ਦੁਖ ਦਏ। ਦੇਵ ਸਭੈ ਬ੍ਰਹਮਾ ਪੈ ਗਏ। 
ਬਿਸੁਕਰਮਹਿ ਬਿਧਿ ਬੋਲਿ ਪਠਾਯੋ। _ਇਹੈ ਮੌਤ ਕੋ ਸਾਰ _ਪਕਾਯੋ। _੪। 
ਬਿਸੁਕਰਮਾ ਪੁਤਿ _ਬਿਧਹਿ _ਉਚਾਰੋ। ਏਕ _ਤ੍ਰਿਯਹਿ ਤੁਮ ਆਜੁ _ਸਵਾਰੋ। 
ਰੂਪਵਤੀ ਜਾ ਸਮ ਨਹਿ ਕੋਈ। ਐਸੀ ਕਰੋਂ ਸੁੰਦਰੀ ਸੋਈ।੫। 
ਦੰਹਰਾ 
ਬਿਸੁਕਰਮਾ ਇਹ ਬਚਨ ਸੁਨਿ _ਧਾਮ ਗਯੋ ਤਿਹ _ਕਾਲ। 
ਤੁਰਤ ਬਨਾਇ _ਤਿਲੋਤਮਹਿ _ਆਨਿਯੋ ਤਹਾ _ਉਤਾਲ। _੬। 
ਬਿਸੁਕਰਮਾ ਅਬਲਾ _ਕਰੀ _ਅਮਿਤੁ ਰੂਪ ਨਿਧਿ ਸੋਇ। 
ਜੋ ਹੇਰੈ ਰੀਝੈ ਵਹੈ ਜਤੀ ਨ ਕਹਿਯਤ ਕੋਇ। ੭। 


ਚਰਿਤ੍ਰ ਪਾਖਿਆਨ ੪੫੯ 

ਅਜ ਇਸ ਉਤੇ, ਹੇ ਮੁਨੀ ਜੀ! ਗੁੱਸਾ ਨ _ਕਰੋਂ। (ਇਹ ਤੁਹਾਨੂੰ) ਇਸਤਰੀ ਸਹਿਤ 
('ਗ੍ਰਿਹਤੀ ਜੁਤ”) ਜਾਣ ਕੇ ਤੁਹਾਡੇ ਆ ਰਿਹਾ ਹੈ। ਤੁਸੀਂ ਘਰੋਂ ਜਾ ਕੇ ਉਥੇ ਹੋਮ ਆਦਿ ਕਰੋਂ 
ਤੇ ਪਰਮਾਤਮਾ ਦੇ ਨਾਮ _ਦੀ _ਆਰਾਧਨਾ _ਕਰੋ।੧੯। 

ਇਹ ਗੱਲ ਸੁਣ ਕੇ ਮੁਨੀ ਚਲਾ ਗਿਆ। ਰਿਸ਼ੀ ਦੀ ਪਤਨੀ (ਅਹਿਲਿਆ) ਨੇ ਇੰਦਰ 
ਨੂੰ ਮੰਜੀ ਹੇਠੋਂ ਕਢ ਦਿੱਤਾ। ਜਦੋਂ ਕਈ ਦਿਨ ਬੀਤਣ ਤੋਂ ਬਾਦ (ਮੁਨੀ ਨੂੰ) ਭੇਦ ਦਾ ਪਤਾ 
ਲਗਾ ਤਾਂ ਬਹੁਤ ਕ੍ਰੋਧਿਤ ਹੋ ਕੇ ਸਿਰ _ਪਿਟਣ _ਲਗਾ।੨0। 

ਤਦ ਬਹੁਤ ਗੁੱਸੇ ਵਿਚ ਆ ਕੇ ਰਿਸ਼ੀ ਨੇ ਸਰਾਪ ਦਿੱਤਾ ਅਤੇ ਦੇਵਤਿਆਂ ਦੇ ਨਾਇਕ 
(ਇੰਦਰ) ਨੂੰ “ਭਗਵਾਨ” _(ਭਗ-ਯੁਕਤ) _ਕਰ _ਦਿੱਤਾ। _(ਉਸ ਸਰਾਪ ਕਰ ਕੇ ਇੰਦਰ ਦੇ) 
ਸ਼ਰੀਰ ਉਤੇ ਹਜ਼ਾਰ _ਭਗ-ਚਿੰਨ੍ਹ (ਇਸਤਰੀ ਯੋਨੀ ਦੇ ਚਿੰਨ੍ਹ) ਹੋ _ਗਏ। (ਉਨ੍ਹਾਂ ਨੂੰ ਵੇਖ ਕੇ) 
ਇੰਦਰ _('ਤਿਦਸੇਸ”) ਮਨ ਵਿਚ _ਬਹੁਤ _ਲਜਿਤ _ਹੋਇਆ।੨੧। 
ਦੰਹਰਾ 


(ਮੁਨੀ ਨੇ) ਫਿਰ ਇਸਤਰੀ ਨੂੰ ਸਰਾਪ ਦਿੱਤਾ ਜੋ ਉਸ ਨੇ ਚਰਿਤ੍ਰ ਕੀਤਾ ਸੀ ਕਿ ਤੂੰ 
ਚਾਰ ਯੁਗਾਂ ਤਕ _ਪੌਥਰ ਦੀ _ਅਪਵਿਤ੍ਰ _ਸਿਲ _ਬਣੀ _ਰਹਿ।੨੨। 
/ਏਥੋਂ ਹਨ ਗਾਨਤੁੰਪ/ਮ#ਆਨ ਦੇ ਤਆ ਗਾਹਤ੍ ਦੇ ਮੰਨੀ ਭੂਪ ਸੰਵਾਦ ਦੇ /ਟਕਾ ਸੋਂ ਪੰਦਰਵੇ' ਲਾਰੈਤ੍ਹ ਦੀ ਸ਼ਮਪਤੀ 
ਭਾ ਲਭ _ਹੈ/ 5547 ੨੦੨੭੭/ ਲਲਦਾ/ 
ਭੁਸ਼ੰਨਾ ਪੁਲਾਤ ਛੰਦ 
ਸੁੰਦ ਅਪਸੁੰਦ ਨਾਂ ਦੇ ਦੋ ਭਾਰੀ ਦੈਂਤ ਵਿਕਸਿਤ ਹੋ ਗਏ। 
ਕਰਦੇ _ਸਨ। ਉਨ੍ਹਾਂ ਨੇ ਬਹੁਤ ਤਪਸਿਆ ਕਰ ਕੇ ਸ਼ਿਵ ਨੂੰ 


= ਘ 


ਵਰਦਾਨ ਪ੍ਰਾਪਤ ਕੀਤਾ ਕਿ ਮਾਰਨ ਤੇ ਵੀ ਮਰ ਨ ਸਕਣ।੧। 
ਦੱਖਣ? 
ਰੁਦੂ ਨੇ ਪ੍ਰਸੰਨ ਹੋਕੇ (ਉਨ੍ਹਾਂ ਪ੍ਰਤਿ) ਕਿਹਾ ਕਿ ਤੁਸੀਂ ਕਿਸੇ ਦੇ ਮਾਰਿਆਂ ਨਹੀਂ _ਮਰੋਗੇ। 
ਜੇ ਤੁਸੀਂ ਆਪਸ ਵਿਚ ਝਗੜਾ ਕਰੋਗੇ ਤਾਂ ਦੋਵੇਂ ਜਮ ਦੇ ਘਰ ਨੂੰ 
ਜਦੋਂ ਉਨ੍ਹਾਂ ਨੇ ਮਹਾ ਰੁਦ੍ਰ ਤੋਂ ਵਰ ਪ੍ਰਾਪਤ ਕਰ ਲਿਆ ਤਾਂ ਮਨ ਵਿਚੋਂ ਸਾਰਿਆਂ ਲੋਕਾਂ 
ਨੂੰ ਭੁਲਾ ਦਿੱਤਾ। (ਉਨ੍ਹਾਂ ਦੀ) ਨਜ਼ਰ ਵਿਚ ਜੋ ਕੋਈ ਦੇਵਤਾ ਚੜ੍ਹ ਜਾਂਦਾ, ਉਹ ਜਾਨ ਬਚਾ _ਕੇ 
ਨ ਜਾ ਸਕਦਾ।੩। 
ਇਸ ਤਰ੍ਹਾਂ (ਉਨ੍ਹਾਂ ਨੇ ਦੇਵਤਿਆਂ ਨੂੰ) ਬਹੁਤ ਦੁਖ ਦਿੱਤਾ ਅਤੇ ਸਾਰੇ ਦੇਵਤੇ ਬ੍ਰਹਮਾ ਕੋਲ 
ਗਏ। _ਬੂਹਮਾ ਨੇ _ਵਿਸ਼ੂਕਰਮਾ ਨੂੰ ਬੁਲਾ ਲਿਆ ਅਤੇ ਚੰਗੀ ਤਰ੍ਹਾਂ ਇਹ _ਸਲਾਹ _ਕੀਤੀ।੪। 
ਵਿਸ੍ਹਕਰਮਾ ਪੁਤਿ ਬ੍ਰਹਮਾ ਨੇ ਕਿਹਾ ਕਿ ਤੁਸੀਂ ਅਜ ਇਕ ਅਜਿਹੀ ਇਸਤਰੀ ਬਣਾਓ, 
ਜਿਸ ਵਰਗੀ ਕੋਈ ਹੋਰ ਸੁੰਦਰ ਨ _ਹੋਵੇ। ਅਜਿਹੀ ਸੁੰਦਰੀ ਤਿਆਰ _ਕਰੋ।੫। 
ਦੰਹਾਰਾ 
ਵਿਸ਼ਹਕਰਮਾ ਇਹ _ਬਚਨ ਸੁਣ ਕੇ ਤੁਰਤ ਘਰ ਗਿਆ ਅਤੇ ਜਲਦੀ ਹੀ _ਤਿਲੋਤਮਾ ਨਾਂ 
ਦੀ ਇਸਤਰੀ ਬਣਾ ਕੇ ਉਥੇ _ਲੈ ਆਇਆ।੬। ਵਿਸ੍ਹੂਕਰਮਾ ਨੇ ਅਮਿਤ ਰੂਪ ਦੀ _ਨਿਧੀ 
ਵਰਗੀ ਇਕ ਇਸਤਰੀ _ਬਣਾਈ। _ਉਸ ਨੂੰ ਜੋ ਵੇਖਦਾ, ਉਹੀ ਰੀਝ ਪੈਂਦਾ ਅਤੇ ਆਪਣਾ 


ਜਤ-ਸਤ ਕਾਇਮ ਨ ਰਖ ਸਕਦਾ।੭। 


੪੬0 


ਸੀ _ਦਸਮ-ਗ੍ਰੰਥ ਸਾਹਿਬ 


ਰੈ 


ਰੂਪ ਤਾ ਕੋ ਨਿਰਖਿ ਸਭ ਅਬਲਾ ਰਿਸਿ ਖਾਹਿ। 

ਹਮਰੇ ਪਤਿ ਹੇਰਿ ਇਹ ਯਾਹੀ ਕੇ ਹੂ ਜਾਹਿ। ੮। 
ਸੁ ਧਾਰਿ ਤ੍ਰਿਯ ਤਹ ਤੇ ਕੀਓ ਪਯਾਨ। 

ਥਨੇਸਰ ਕੇ ਬਿਥੈ ਤੁਰਤ ਪਹੂੰਚੀ ਆਨ। ੯। 
ਬਾਗ ਤਿਨ ਕੋ ਹੁਤੋ ਤਹਾ ਪਹੂੰਚੀ ਆਇ। 

ਦੈਤ ਤਾ ਕੌ ਨਿਰਖਿ ਰੂਪ ਰਹੇ ਉਰਝਾਇ। _੧0। 


ਹੂੰ ਤੋਂ ਤੇ 
੩ 


ਮੱ ਕੂ 


ਚੱਪਲਾਂ 


ਬਾਲ _ਬਿਹਰਤੀ ਬਾਗ _ਨਿਹਾਰੀ। _ਸਭਾ ਛੋਰਿ ਦੋਊ ਉਠੇ _ਹੰਕਾਰੀ। 
ਤੀਰ _ਤਿਲੋਤਮ ਕੇ _ਚਲਿ _ਆਏ। _ਬ੍ਯਾਹਨ _ਕੋ ਦੋਊ _ਲਲਚਾਏ।੧੧। 


ਸੁੰਦ ਕਹਿਯੋ ਯਾ ਕੌ ਮੈ ਬਰਿ ਹੋ। ਕਹਿਯੋ ਅਪਸੁੰਦ ਯਾਹਿ ਮੈ ਕਰਿ ਹੋ। 
ਰਾਰਿ ਪਰੀ ਦੁਹੂੰਅਨ ਮੈ _ਭਾਰੀ। _ਬਿਚਰੇ ਸੂਰਬੀਰ _ਹੰਕਾਰੀ। ੧੨। 


ਭਾਲ਼ੰਨਾ ਛੰਦ 


ਪਰਿਯੋ ਲੋਹ _ਗਾੜੋ ਮਹਾ ਬੀਰ ਮਾਂਡੇ। ਝੁਕੇ ਆਨਿ ਚਾਰੋ _ਦਿਸਾ ਕਾਢਿ_ਖਾਂਡੇ। 
ਛਕੇ ਛੋਭ ਛਤ੍ਰੀ ਮਹਾ ਘਾਇ ਮੇਲੈ। ਕਿਤੇ _ਢਾਲਿ _ਤਿਰਸੂਲ _ਖਗਾਨ ਖੇਲੈ। _੧੩। 


ਨੱਰਠਾ 
ਬਾਜਨ _ਬਜੇ ਅਨੇਕ _ਸੁਭਟ ਸਭੈ _ਹਰਖਤ _ਭਏ। 
ਜੀਵਤ _ਬਚਿਯੋ ਨ ਏਕ _ਕਾਲ ਬੀਰ _ਚਾਬੇ ਸਕਲ। _੧੪। 


ਦੰਹਰਾ” 
ਜੁਝੈ ਜੁਝਊਆ ਕੇ _ਬਜੇ ਸੂਰਬੀਰ _ਸਮੁਹਾਇ। 
ਗਜੇ ਸੁੰਦ ਅਪਸੁੰਦ ਤਬ ਢੋਲ _ਮਿ੍‌ਦੰਗ ਬਜਾਇ। _੧੫। 


ਚੱਪਲਾਂ 


ਪ੍ਰਥਮ ਮਾਰਿ _ਬਾਨਨ ਕੀ _ਪਰੀ। _ਦੁਤਿਯ ਮਾਰਿ ਸੈਥਿਨ ਸੋ ਧਰੀ। 
ਤ੍ਰਿਤਿਯ ਜੁਧ _ਤਰਵਾਰਿਨ ਪਰਿਯੋ। _ਚੌਥੋ _ਭੇਰ _ਕਟਾਰਿਨ _ਕਰਿਯੋ। _੧੬। 


ਊਚ ਨੀਚ _ਕਾਤਰ _ਸੁਭਟ ਸਭ ਕੀਨੇ ਇਕ _ਸਾਰ। _੧੭। 
ਬਜੂ ਬਾਨ _ਬਰਛਾ _ਬਿਛੂਆ _ਬਰਖੇ ਬਿਸਿਖ ਅਨੇਕ। 
ਊਚ _ਨੀਚ _ਕਾਤਰ _ਸੁਭਟ ਜਿਯਤ ਨ __ਉਬਰਿਯੋ _ਏਕ। _੧੮। 


ਚਰਿਤ੍ਰ ਪਾਖਿਆਨ ੪੬੧ 


ਉਸ ਦੀ ਅਪਾਰ ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਗੁੱਸੇ ਨਾਲ ਭਰ ਜਾਂਦੀਆਂ 
(ਅਤੇ _ਸੋਚਦੀਆਂ) ਮਤਾਂ ਸਾਡੇ ਪਤੀ ਵੀ ਇਸ ਨੂੰ ਵੇਖ ਕੇ ਇਸ ਦੇ ਹੋ ਜਾਣ।੮। ਅਜਿਹਾ 
ਰੂਪ ਧਾਰ ਕੇ ਉਹ ਇਸਤਰੀ ਉਥੋਂ ਚਲ ਪਈ ਅਤੇ _ਥਾਨੇਸਰ ਸ਼ਹਿਰ ਵਿਚ ਤੁਰਤ ਆ 
ਪਹੁੰਚੀ।੯। ਜਿਥੇ ਉਨ੍ਹਾਂ (ਦੈਂਤਾਂ) ਦਾ ਬਾਗ ਸੀ, ਉਥੇ ਆਣ ਪਹੁੰਚੀ। ਦੇਵਤੇ ਅਤੇ ਦੈਂਤ ਉਸ 
ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਏ।੧0। 


ਚੱਪਾਣ 

(ਉਸ) ਇਸਤਰੀ ਨੂੰ ਬਾਗ਼ ਵਿਚ ਘੁੰਮਦਿਆਂ ਵੇਖ ਕੇ ਦੋਵੇਂ ਹੰਕਾਰੀ (ਦੈਂਤ) ਸਭਾ ਛਡ 
ਕੇ ਉਠ ਖੜੋਤੇ। ਉਹ ਚਲ ਕੇ ਤਿਲੋਤਮਾ ਕੋਲ ਆ ਗਏ ਅਤੇ (ਉਸ ਨਾਲ) ਵਿਆਹ 
ਕਰਾਉਣ ਲਈ ਦੋਵੇ” ਲਲਚਾਏ।੧੧। 

ਸੁੰਦ (ਦੈਂਤ) ਨੇ ਕਿਹਾ ਕਿ ਇਸ ਨਾਲ ਮੈਂ ਵਿਆਹ ਕਰਾਂਗਾ। ਉਪਸੁੰਦ ('ਅਪਸੁੰਦ”) ਨੇ 
ਕਿਹਾ ਕਿ ਇਸ ਨਾਲ ਮੈਂ (ਵਿਆਹ) ਕਰਾਂਗਾ। ਦੋਹਾਂ ਵਿਚ ਬਹੁਤ ਝਗੜਾ ਹੋ _ਗਿਆ ਅਤੇ 
ਦੋਵੇਂ ਹੰਕਾਰੀ ਸੂਰਮੇ (ਲੜਾਈ ਲਈ) ਡਟ _ਗਏ।੧੨। 
ਭਜਨ ਛੱਟ 

ਬਹੁਤ _ਤਕੜਾ ਯੁੱਧ ਹੋਇਆ, ਵੱਡੇ ਸੂਰਮੇ (ਆਪਸ _ਵਿਚ) ਜੁਟ _ਗਏ। _(ਉਹ) ਖੰਡੇ 
ਕਢ ਕੇ ਚੌਹਾਂ ਪਾਸਿਆਂ ਤੋਂ ਆ ਪਏ। ਗੁੱਸੇ ਵਿਚ ਆ ਕੇ ਸੂਰਮਿਆਂ ਨੇ ਬਹੁਤ ਘਾਓ ਲਗਾਏ 
ਅਤੇ _ਕਿਤਨੇ ਹੀ ਢਾਲਾਂ, ਤ੍ਰਿਸ਼ੂਲਾਂ ਅਤੇ ਤਲਵਾਰਾਂ _ਨਾਲ ਖੇਡਣ _ਲਗੇ।੧੩। 
ਨੱਰਠਾ 

ਅਨੇਕ ਮਾਰੂ _ਵਾਜੇ ਵਜੇ ਅਤੇ ਸੂਰਮੇ ਪ੍ਰਸੰਨ ਹੋ _ਗਏ। ਕੋਈ ਵੀ ਸੂਰਮਾ ਜੀਉਂਦਾ ਨ 
ਬਚਿਆ, _ਕਾਲ ਨੇ _ਸਭ ਨੂੰ _ਚਬ _ਲਿਆ।੧੪। 
ਦੰਹਰ” 

ਜੰਗੀ _ਨਗਾਰਿਆ ਦੇ _ਵਜਣ ਨਾਲ ਜੁਝਾਰੂ (ਇਕ ਦੂਜੇ ਦੇ) ਸਾਹਮਣੇ ਆ ਕੇ ਲੜਨ 
ਲਗੇ। _ਤਦ ਢੋਲ ਅਤੇ ਮਿ੍‌ਦੰਗ ਵਜਾ ਕੇ ਸੁੰਦ ਅਤੇ _ਉਪਸੁੰਦ _ਗੌਜਣ _ਲਗੇ।੧੫। 
ਚੱਪਲਾਂ 

ਪਹਿਲੀ ਮਾਰ ਤੀਰਾਂ ਦੀ _ਪਈ। _ਦੂਜੀ _ਮਾਰ _ਬਰਛੀਆਂ ਨਾਲ _ਹੋਈ। _ਤੀਜਾ ਯੁੱਧ 
ਤਲਵਾਰਾਂ ਦਾ _ਹੋਇਆ। ਚੌਥਾ _ਭੇੜ _ਕਟਾਰਾਂ ਦਾ _ਹੋਇਆ।੧੬। 
ਦੰਹਰਾ 

ਪੰਜਵਾਂ ਯੁੱਧ _ਮੁਕਿਆਂ ਦਾ ਹੋਇਆ ਅਤੇ ਬਹੁਤ ਲੋਹਾ ਖੜਕਿਆ ਜਿਸ ਕਰ ਕੇ ਉੱਚੇ 
ਨੀਵੇਂ, ਬਹਾਦਰ ਅਤੇ _ਡਰਪੋਕ ਸਭ _ਇਕ _ਸਮਾਨ ਹੋ _ਗਏ।੧੭। _ਬਜੂ-ਬਾਣ, _ਬਰਛੇ, _ਬਿਛੂਏ 
ਅਤੇ ਅਨੇਕ ਤਰ੍ਹਾਂ ਦੇ _ਤੀਰ ਵਰ੍ਹੇ ਅਤੇ ਉੱਚੇ ਨੀਵੇਂ, ਡਰਪੋਕ ਅਤੇ _ਬਹਾਦਰ ਕੋਈ _ਵੀ 
ਜੀਵਿਤ ਨ ਬਚ _ਸਕਿਆ।੧੮। 


੪੬੨ ਸੀ _ਦਸਮ-ਗ੍ਰੰਥ ਸਾਹਿਬ 


ਗਾੜ ਪਰੀ ਇਹ ਭਾਤਿ ਤਹਾ ਇਤ ਸੁੰਦ ਉਤੇ ਅਪਸੁੰਦ ਹਕਾਰੋ। 
ਪਟਿਸਿ _ਲੋਹਹਥੀ _ਪਰਸੇ _ਅਮਿਤਾਯੁਧ ਲੈ _ਕਰ ਕੋਪ ਪੁਹਾਰੇ। 
ਰਾਜ ਪਰੇ ਕਹੂੰ ਤਾਜ ਹਿਰੇ _ਤਰਫੈ ਕਹੂੰ ਬੀਰ ਕ੍ਰਿਪਾਨਨ ਮਾਰੇ। 
ਆਪਸ ਮੈ ਲਰਿ ਬੀਰ ਦੋਊ ਬਸਿ ਕਾਲ ਭਏ ਕਰਤਾਰ ਸੰਘਾਰੇ। ੧੯। 


ਚੱਪਾਣ? 
ਆਪਸ ਬੀਚ _ਬੀਰ ਲਰਿ ਮਰੇ। _ਬਜੂ ਬਾਨ _ਬਿਛੂਅਨ ਬ੍ਰਿਨ ਕਰੇ। 
ਫੂਲ ਅਨੇਕ ਮੇਘ ਜ੍ ਯੋ _ਬਰਖੇ। _ਦੇਵਰਾਜ _ਦੇਵਨ ਜੁਤ _ਹਰਖੇ। _੨0। 


ਦੰਹਾਰਾ 
ਦੁਹੂੰ ਭ੍ਰਾਤ ਬਧਿ ਕੈ ਤ੍ਰਿਯਾ ਗਈ ਬੂਹਮ ਪੁਰ _ਧਾਇ। 
ਜੈ ਜੈਕਾਰ ਅਪਾਰ ਹੂਅ ਹਰਖੇ ਮਨ ਸੁਰ ਰਾਇ। _੨੧। ੧। 


/ਏੰਤਾ ਨੰ ਗਾਠਤ ਪਲ੍ਹਯਾਨੇ /ਤਰਯਾ ਗਾਠਤੋ ਮੰਤ ਝੂਪ ਅੰਭਾਦੇ /ਟਕਾ ਐਂ ਯੋਹਲਵੇਂ ਗਾਂਨਤ ਸਨਆਖਤਮ 
ਡਤੁ_ ਸੁਭਮ ਸਤ) _5%7 ੨੦੮੨੭ %ਫਰੰ/ 


ਚੱਪਣਾ 
ਦੈਤਨ ਤੁਮਲ ਜੁਧੁ ਜਬ _ਕੀਨੋ। _ਦੇਵਰਾਜ ਗ੍ਰਿਹ ਕੋ _ਮਗੁ _ਲੀਨੋ। 
ਕਮਲ ਨਾਲਿ ਭੀਤਰ _ਛਪਿ _ਰਹਿਯੋ। _ਸਚਿਯਹਿ ਆਦਿ _ਕਿਸੂ ਨਹਿ ਲਹਿਯੋ। _੧। 
ਬਾਸਵ ਕੌ _ਖੋਜਨ ਸਭ _ਲਾਗੇ। __ਸਚੀ ਸਮੇਤ ਅਸੰਖ ਨੁਰਾਗੇ। 
ਢੂਢਿ ਫਿਰੇ ਕਾਹੂੰ ਨਹਿ ਪਾਯੋ। __ਦੇਵਨ ਅਮਿਤ ਸੋਕ _ਉਪਜਾਯੋ। _੨। 


ਦੰਹਰਾ 
ਬੁਹਸਪਤਿ ਕੌ _ਬੋਲਿਯੋ ਤਬੈ _ਸਭਹਿਨ _ਕਿਯੋ _ਬਿਚਾਰ। 
ਖੋਜਿ ਥਕੇ ਪਾਯੋ ਨਹੀ ਕਹ ਗਯੋ _ਅਦਿਤ ਕੁਮਾਰ। ੩। 
ਚਾੱਪਾਣ? 
ਕੈਧੋ ਜੂਝਿ ਖੇਤ ਮੈ ਮਰਿਯੋ। ਕੈਧੋ ਤ੍ਰਸਤ ਦਰੀ ਮਹਿ _ਦੁਰਿਯੋ। 
ਭਜਿਯੋ ਜੁਧ ਤੇ ਅਧਿਕ ਲਜਾਯੋ। _ਅਤਿਥ ਗਯੋ ਹੈ ਧਾਮ ਨ ਆਯੋ। _੪। 


ਨਾਕੁਾਲਾਰਜ਼ ਬਾਲ 
ਦੰਹਾਰਾ 

ਸੁਕ੍ਰਾਚਾਰਜ ਯੋ __ਕਹਿਯੋ ਕੀਜੈ _ਯਹੈ _ਬਿਚਾਰ। 

ਰਾਜ ਜੁਜਾਤਹਿ ਦੀਜਿਯੈ ਯਹੈ ਮੌਤ ਕੋ _ਸਾਰ। ੫। 


ਚਰਿਤ੍ਰ ਪਾਖਿਆਨ ੪੬੩ 


ਕੀਤੇ। ਕਿਤੇ ਰਾਜੇ ਪਏ ,_ ਕਿਤੇ ਤਾਜ ਡਿਗੇ ਹੋਏ ਸਨ ਅਤੇ ਕਿਤੇ _ਕ੍ਰਿਪਾਨਾਂ `ਨਾਲ ਮਾਰੇ 
ਹੋਏ ਸੂਰਮੇ ਤੜਪ _ਰਹੇ _ਸਨ। _ਉਹ ਦੋਵੇਂ `ਸ਼ੂਰਵੀਰ ਆਪਸ ਵਿਚ ਲੜ ਕੇ ਕਾਲ ਦੇ ਵਸ 
ਵਿਚ ਹੋ ਗਏ। ਕਰਤਾਰ _ਨੇ (ਉਨ੍ਹਾਂ ` ਨੂੰ) _ਸੰਘਾਰ _ਦਿੱਤਾ।੧੯। 

ਚੱਘਣ?/ 


ਬਜੂ-ਬਾਨ ਅਤੇ _ਬਿਛੂਆਂ ਦੇ ਜ਼ਖ਼ਮ ਲਗਾਉਂਦੇ ਹੋਏ ਦੋਵੇਂ ਸੂਰਮੇ ਆਪਸ _ਵਿਚ _ਲੜ 
ਮੋਏ। (ਇਸ ਤੋਂ ਬਾਦ) ਫੁਲਾਂ ਦੀ ਬਦਲ ਵਾਂਗ ਬਰਖਾ ਹੋਣ ਲਗੀ ਅਤੇ ਦੇਵਤਿਆਂ ਸਹਿਤ 
ਇੰਦਰ ਬਹੁਤ _ਪੁਸੰਨ _ਹੋਇਆ।੨0। 
ਦੰਹਰਾ 

ਦੋਹਾਂ ਭਰਾਵਾਂ ਨੂੰ ਇਸਤਰੀ ਮਾਰ ਕੇ ਬ੍ਰਹਮ ਪੁਰ ਨੂੰ ਚਲੀ ਗਈ। (ਹਰ ਪਾਸੇ) ਅਪਾਰ 
ਜੈ ਜੈਕਾਰ ਹੋਣ ਲਗੀ ਅਤੇ _ਮਨ ਵਿਚ _ਇੰਦਰ ਬਹੁਤ ਪ੍ਰਸੰਨ _ਹੋਏ।੨੧। 
/ਏਥੇ ਸੰ ਗੰਰੇਤੁੰਪ/ਮਿਆਨ ਦੇ ਤਆ ਗਾਰੈਤ੍ ਦੇ ਮੰਤ ਡੂਪ ਸੰਵਾਦ ਦੇ /£ਕਾ ਐਂ ਔੱਲਵੇਂ' ਗਰੇੜ੍ਹ ਦੀ ਗਮਪਤੀ 

ਭਾ ਲਭ _ਹੈ/ _5%/ ੨੨੮੨੪ ਜਲਦਾ/ 

ਚੱਪਾਣ 

ਦੈਂਤਾਂ ਨੇ ਜਦ ਘਮਸਾਨ ਯੁੱਧ _ਕੀਤਾ ਤਾਂ ਇੰਦਰ ਨੇ ਆਪਣੇ ਘਰ ਦਾ ਰਾਹ ਫੜਿਆ। 
(ਉਹ) _ਕਮਲ-ਨਾਲ ਵਿਚ ਲੁਕ _ਗਿਆ ਅਤੇ ਸਚੀ ਆਦਿ ਕਿਸੇ ਨੂੰ ਨ _ਲਭਿਆ।੧। 


ਇੰਦਰ ('ਬਾਸਵ”) ਨੂੰ ਸਭ ਖੋਜਣ ਲਗੇ ਅਤੇ ਸਚੀ ਸਮੇਤ _ਅਸੰਖਾਂ (ਲੋਗ) ਪ੍ਰੇਮ _ਨਾਲ 
(ਬੇਹਬਲ ਹੋ ਗਏ)। (ਉਹ) ਸਾਰੇ ਲਭਦੇ ਫਿਰੇ, ਪਰ ਕਿਤੋਂ ਨ _ਲਭਿਆ। ਦੇਵਤਿਆਂ ਦੇ (ਮਨ 
ਵਿਚ) ਬਹੁਤ ਦੁਖ ਹੋਣ ਲਗਾ।੨। 
ਦੰਹਰਾ” 

ਤਦ ਸਭ ਨੇ ਵਿਚਾਰ ਕਰ ਕੇ ਬੁਹਸਪਤੀ ਨੂੰ ਬੁਲਾਇਆ (ਅਤੇ ਦਸਿਆ) ਕਿ ਖੋਜ ਕੇ 
ਥਕ ਗਏ ਹਾਂ, (ਪਤਾ ਨਹੀਂ) ਅਦਿਤੀ ਦਾ ਪੁੰਤਰ (ਇੰਦਰ) ਕਿਥੇ ਚਲਾ ਗਿਆ ਹੈ।੩। 
ਚੱਪਾਣ 

ਜਾਂ ਤਾਂ ਉਹ ਯੁੱਧ ਵਿਚ ਲੜ ਮਰਿਆ ਹੈ, ਜਾਂ ਡਰਦਾ ਮਾਰਿਆ ਗੁਫਾ ਵਿਚ 
ਲੁਕਿਆ ਹੈ, ਜਾਂ ਯੁੱਧ ਵਿਚੋਂ ਭਜਣ ਕਰ ਕੇ ਬਹੁਤ ਸ਼ਰਮਿੰਦਾ ਹੈ, ਜਾਂ ਜੋਗੀ ਹੋ _ਕੇ ਘਰ 
ਆਇਆ ਹੈ।੪। 
ਡਕੁਲਾਰਲ ਨੰ _/ਨੈਹਾ-- 
ਦੰਹਰਾ” 


ਸ਼ੁਕਰਾਚਾਰਯ ਨੇ ਇਸ ਤਰ੍ਹਾਂ ਕਿਹਾ ਕਿ ਸਾਰੇ ਇਹ ਵਿਚਾਰ _ਕਰੋਂ। ਸਾਰੀ ਸਲਹ _ਦਾ 
ਇਹ ਸਾਰ ਹੋਇਆ ਕਿ (ਇੰਦਰ ਦਾ) ਰਾਜ ਜੁਜਾਤੀ (ਯਯਾਤੀ) ਨੂੰ ਦੇ ਦਿੱਤਾ ਜਾਵੇ।੫। 


ਜਾ 
ਨਹੀਂ 


੪੬੪ ਸੀ _ਦਸਮ-ਗੁੁੰਥ ਸਾਹਿਬ 


ਚੱਪਾਣ? 
ਤ੍ਰਿਦਸ ਇਕਤੁ ਸਕਲ ਹ੍ਹੈ ਗਏ। _ਇੰਦ੍ਰਤੁ ਦੇਤ _ਜੁਜਤਹਿ _ਭਏ। 
ਜਬ ਤਿਨ ਰਾਜ ਇੰਦੂ ਮੋ _ਪਾਯੋ। ਰੂਪ _ਨਿਹਾਰ ਸਚੀ _ਲਲਚਾਯੋ। _੬। 


ਕਹਿਯੋ ਤਾਹਿ ਸੁਨਿ ਸਚੀ ਪਿਅਰੀ। __ਅਬ ਹੋਵਹੁ ਤੁਮ ਤ੍ਰਿਯਾ ਹਮਾਰੀ। 
ਖੋਜਤ ਇੰਦੂ ਹਾਥ ਨਹਿ ਐਹੈ। ਤਾ ਕਹ ਖੋਜਿ ਕਹੂੰ ਕਾ _ਕੈਹੈ। ੭। 


ਰੋਇ ਸਚੀ ਯੌ ਬਚਨ _ਉਚਾਰੋ। _ਗਯੋ__ਏਸ ਪਰਦੇਸ ਹਮਾਰੋ। 

ਜੇ ਹਮਰੇ ਸਤ ਕੌ ਤੂ ਟਰਿ ਹੈ। ਮਹਾ ਨਰਕ ਕੇ ਭੀਤਰ ਪਰਿ ਹੈ। ੮। 
ਯਹ ਪਾਪੀ ਤਜਿ ਹੈ ਮੁਹਿ ਨਾਹੀ। ਬਹੁ ਚਿੰਤਾ ਹਮਰੋ ਮਨ _ਮਾਹੀ। 
ਤਾ ਤੇ ਕਛੂ ਚਰਿਤ੍ਰ ਬਿਚਰਿਯੈ। ਯਾ ਕੌ ਦੂਰਿ ਰਾਜ ਤੇ ਕਰਿਯੈ। ੯। 


ਦੰਹਰਾ 
ਏਕ ਪ੍ਰਤਗ੍ਯਾ ਮੈ ਕਰੀ ਜੌ ਤੁਮ ਕਰੌ ਬਨਾਇ। 
ਤੌਂ ਹਮ ਕੌ ਬ੍ਯਾਹੋਂ ਅਬੈ ਲੈ ਘਰ ਜਾਹੁ ਸੁਹਾਇ। ੧0। 


ਚੱਪਾਣ? 
ਸ੍ਹਾਰੀ ਆਪੁ ਪਾਲਕੀ _ਕੀਜੈ। _ਰਿਖਿਯਨ ਕੌ ਤਾ ਕੇ ਤਰ ਦੀਜੈ। 
ਅਧਿਕ _ਧਵਾਵਤ ਤਿਨ ਹ੍ਯਾ _ਐਯੈ। ਤਬ ਮੁਹਿ ਹਾਥ ਆਜੁ ਹੀ _ਪੈਯੈ। _੧੧। 


ਤਬੈ ਪਾਲਕੀ ਤਾਹਿ ਮੰਗਾਯੋ। _ਮੁਨਿਯਨ ਕੋ ਤਾ ਕੇ ਤਰ ਲਾਯੋ। 
ਜ੍ਯੋ ਹੈ _ਸੁਮਤ _ਅਸਿਤ ਮਨ _ਧਰਹੀ। ਤ੍ਯੋ _ਤ੍ਯੋ ਕਠਿਨ ਕੋਰਰੇ ਪਰਹੀ। ੧੨। 


ਦੰਹਰਾ 
ਏਕ _ਉਦਾਲਕ _ਰਿਖਿ ਹੁਤੋ ਦਿਯੋ ਸਰਾਪ _ਰਿਸਿ _ਠਾਨਿ। 
ਤਬ ਤੇ ਗਿਰਿਯੋ ਇੰਦੁਤੁ ਤੇ ਪਰਿਯੋ ਪ੍ਰਿਥੀ ਪਰ ਆਨ। _੧੩। 


ਚੱਪਾਣ 
ਇਸੀ ਚਰਿਤ੍ਰ ਤੌਨ ਕੋ ਟਾਰਿਯੋ। ਬਹੁਰਿ ਇੰਦੂ ਕੋ ਜਾਇ ਨਿਹਾਰਿਯੋ। 
ਤਹ ਤੇ ਆਨਿ ਰਾਜੁ ਤਿਹ ਦਯੋ। ਸੁਰ ਪੁਰ ਬਹੁਰ ਬਧਾਵੋ ਭਯੋ। ੧੪। ੧। 


/ਏਤਾ ਨੰ ਗਾਰੇੜ੍ਹ ੫ਖੂਯਾਨੇ /ਤੈਯਾ ਲਾਠੇੜ੍ਹੇ ਅੰਤਾਂ ਝੂਪ ਅੰਠਾਦੇ /ਕਾ ਸੋਂ ਸਤਰਹਾ ਲਹੜ੍ਹ ਜ਼ਮਪਤਨ 
ਡਤੁ_ ਸੁਭਮ ਸਤ) _557/ ੨੦੯੬੭ %ਫਲੰ/ 


ਚਰਿਤ੍ਰ ਪਾਖਿਆਨ ੪੬੫ 


ਜੱਪਣਾ 

ਸਾਰੇ ਦੇਵਤੇ ('ਤ੍ਰਿਦਸ') ਇਕੱਠੇ ਹੋ ਗਏ ਅਤੇ ਇੰਦਰ ਦੀ ਪਦਵੀ ('ਇੰਦਤੁ'1ਇੰਦਤ੍ਹ) 
ਜੁਜਾਤੀ ਨੂੰ ਦੇ ਦਿੱਤੀ। ਜਦ ਉਸ ਨੇ ਇੰਦਰ ਦਾ ਰਾਜ ਪ੍ਰਾਪਤ ਕਰ ਲਿਆ ਤਾਂ (ਉਹ) ਸਚੀ 
ਦਾ ਰੂਪ ਵੇਖ ਕੇ ਲਲਚਾਇਆ।੬। 

(ਜੁਜਾਤੀ ਨੇ) ਉਸ ਨੂੰ ਕਿਹਾ--ਹੇ ਪਿਆਰੀ ਸਚੀ! ਸੁਣ, ਹੁਣ ਤੂੰ ਮੇਰੀ ਇਸਤਰੀ ਬਣ 
ਜਾ। ਖੋਜਣ ਨਾਲ ਵੀ (ਹੁਣ) ਇੰਦਰ ਹੱਥ ਨਹੀਂ ਆਉਣਾ ਅਤੇ ਉਸ ਨੂੰ ਲਭ ਕੇ ਕਿਸੇ ਕੀ 
ਕਰਨਾ _ਹੈ।੭। 

ਸਚੀ ਨੇ ਰੋ ਕੇ ਇਸ ਤਰ੍ਹਾਂ ਕਿਹਾ ਕਿ ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ। ਜੇ 
ਤੁਸੀਂ ਮੇਰੇ ਸੱਤ ਨੂੰ ਭੰਗ ਕਰੋਗੇ ਤਾਂ ਮਹਾ ਨਰਕ _ਵਿਚ _ਪਵੋਗੇ।੮। 

(ਉਸ ਨੇ ਸੋਚਿਆ ਕਿ) ਮੇਰੇ ਮਨ ਵਿਚ ਹੁਣ ਇਹੀ ਵੱਡੀ ਚਿੰਤਾ ਹੈ ਕਿ ਇਹ ਪਾਪੀ 
ਮੈਨੂੰ ਨਹੀਂ ਛਡੇਗਾ। ਇਸ ਲਈ ਮੈਨੂੰ ਕੋਈ ਚਰਿਤੁ ਵਿਚਾਰਨਾ ਚਾਹੀਦਾ ਹੈ ਤਾਂ ਜੋ ਇਸ ਨੂੰ 
ਰਾਜ ਤੋਂ _ਹਟਾਇਆ ਜਾ _ਸਕੇ।੯। 
ਦੰਹਰਾ 

(ਸਚੀ ਨੇ ਉਸ ਨੂੰ ਕਿਹਾ--) ਮੈਂ ਇਕ ਪ੍ੁਤਿਗਿਆ ਕੀਤੀ ਹੋਈ ਹੈ, ਜੇ ਤੁਸੀਂ ਉਸ ਨੂੰ 
ਪੂਰਾ ਕਰ ਦਿਓ, ਤਾਂ ਹੀ 


੍ ੧2੧ 


ਚੱਪਲਾਂ 


ਨੂੰ ਬਹੁਤ ਭਜਾਂਦੇ ਹੋਇਆਂ ਇਥੇ ਲੈ _ਆਓ ਮੇਰਾ ਹੱਥ ਪ੍ਰਾਪਤ _ਕਰੋ।੧੧ 
ਉਸ ਨੇ ਉਸੇ ਵੇਲੇ ਪਾਲਕੀ ਮੰਗਵਾਈ _ਅਤੇ _ਮੁਨੀਆਂ ਤੋਂ ਚੁਕਵਾਇਆ। _ਉਹ ਜਿਉਂ 
ਜਿਉਂ ਥਕ ਕੇ ਮਨ ਵਿਚ ਹੌਲੀ ਹੋਣ ਦਾ ਭਾਵ (ਧਰਦੇ), ਤਿਉਂ ਤਿਉਂ ਉਨ੍ਹਾਂ `ਨੂੰ ਸਖ਼ਤ ਕੋਰੜੇ 
ਧੈ'ਦੇ।੧੨। 
ਦੰਹਰ” 
(ਉਨ੍ਹਾਂ ਵਿਚ) ਇਕ _ਉਦਾਲਕ ਰਿਸ਼ੀ ਸੀ, (ਉਸ ਨੇ) ਕ੍ਰੋਧਿਤ ਹੋ ਕੇ ਸਰਾਪ ਦਿੱਤਾ। 
ਉਸ ਵੇਲੇ ਤੋਂ (ਉਹ) ਇੰਦਰ ਦੀ ਪਦਵੀ ਤੋਂ ਡਿਗ ਪਿਆ ਅਤੇ ਧਰਤੀ ਉਤੇ ਆ 
ਪਿਆ।੧੩। 


ਤੁਸੀਂ ਆਪ ਪਾਲਕੀ ਵਿਚ ਸਵਾਰ ਹੋ _ ਜਾਓ ਅਤੇ ਉਸ ਨੂੰ ਰਿਸ਼ੀਆਂ ਤੋਂ ਚੁਕਵਾਓ। ਉਨ੍ਹਾਂ 
ਅਤੇ ਅਜ ਹੀ 


ਚੱਪਾਣ 

ਇਸ ਤਰ੍ਹਾਂ ਚਰਿਤ੍ਰ ਕਰ ਕੇ (ਸਚੀ ਨੇ ਜੁਜਾਤੀ ਨੂੰ) ਗਲੋਂ ਲਾਹ ਦਿੱਤਾ। ਫਿਰ ਜਾ ਕੇ 
ਇੰਦਰ ਨੂੰ ਵੇਖ (ਅਰਥਾਤ! ਲਭ) _ਲਿਆ। _ਉਸ ਨੂੰ ਰਾਜ ਦੇ ਦਿੱਤਾ ਗਿਆ ਅਤੇ ਸਵਰਗ 
ਵਿਚ ਫਿਰ ਖੁਸ਼ੀ ਦੇ ਬਹੁਤ ਵਾਜੇ _ਵਜੇ।੧੪। 


/ਏਲੋ ਸੀ ਗਾਠਤੂੰਪ/#ਆਨ ਦੇ ਤਆ ਲਾਠਤੂ ਦੇ ਮੰ ਭੂਪ ਸੰਵਾਦ ਦੇ 5%2ਵੇ' ਗਾਰੈਦ੍ਹ ਦੀ ਨਮਪਤੀ 
ਭਾ ਲਭ _ਹੈ/ _5%2/ ੨੦੯੬੭ ਜਲਦਾ/ 


੪੬੬ ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਪਛਿਮ _ਦੇਵ ਰਾਵ _ਬਡਭਾਗੀ। ਮੌਤ _ਕਲਾ ਰਾਨੀ ਸੌ ਪਾਗੀ। 
ਜੋ _ਤ੍ਰਿਯ ਕਹੈ ਵਹੈ ਜੜ _ਕਰਈ। _ਬਿਨੁ _ਪੂਛੈ ਕਛੁ _ਤਿਹਨਨੁਸਰਈ। _੧। 


ਤਾ ਪਰ ਰਹਤ ਰਾਵ ਉਰਝਾਯੋ। ਦੋਇ ਪੁਤ੍ਰ ਤਾ ਤੇ ਉਪਜਾਯੋ। 
ਕਾਲ ਪਾਇ ਰਾਜਾ ਮਰਿ ਗਯੋ। ਰਾਜ ਪੁਤੁ ਤਾ ਕੇ ਕੋ ਭਯੋ। ੨। 
ਦੰਹਰਾ 
ਏਕ ਪੁਰਖ ਆਯੋ ਤਹਾ ਅਮਿਤ ਰੂਪ ਕੀ ਖਾਨਿ। 
ਲਖਿ ਰਾਨੀ ਤਿਹ ਬਸਿ ਭਈ ਬਧੀ ਬਿਰਹ ਕੈ ਬਾਨ। ੩। 
ਨੱਰਠ” 
ਤਾ ਕੌ ਲਯੋ ਬੁਲਾਇ ਪਠੈ ਸਹਚਰੀ ਏਕ _ਤਿਹ। 
ਕਹਿਯੋ _ਬਿਰਾਜਹੁ ਆਇ ਸੰਕ ਤ੍ਯਾਗ ਹਮ ਕੌ _ਅਬੈ। ੪। 
ਦੱਖਣ? 
ਤਬ ਸੁੰਦਰ ਤਿਨ ਹ੍ਰਿਦੈ ਬਿਚਾਰਿਯੋ। ਰਾਨੀ ਕੇ ਪ੍ਰਤਿ ਪੁਗਟ _ਉਚਾਰਿਯੋ। 
ਏਕ ਬਾਤ ਤੁਮ ਕਰੋ ਤਾ ਕਹਊ। _ਨਾਤਰ ਧਾਮ ਨ ਤੁਮਰੇ ਰਹਊ। _੫। 
ਸੁ ਹੋ ਕਹੌ ਜੋ ਯਹ ਨਹਿ ਕਰੈ। ਮੋਰ ਮਿਲਨ ਕੋ ਖ੍ਯਾਲ ਨ ਪਰੈ। 
ਦੁਹਕਰ ਕਰਮ ਜੁ ਯਹ ਤ੍ਰਿਯ ਕਰਿ ਹੈ। _ਤਬ ਯਹ ਆਜੁ ਸੁ ਹਮ ਕੋ ਬਰਿ ਹੈ। ੬। 


ਦੰਹਰਾ 


ਜੂ ਪੂਤ ਜੁਗ ਤੁਮ ਜਨੇ ਤਿਨ ਦੁਹੂਅਨ ਕੋ _ਮਾਰਿ। 


ਗੋਦ ਡਾਰਿ ਸਿਰ ਦੁਹੂੰ ਕੇ ਮਾਗਹੁ ਭੀਖ _ਬਜਾਰ। _੭। 


ਲੂ ਮਾਂ 


ਚੱਖਣਾੰ 
ਤਬ _ਤਿਹ ਤ੍ਰਿਯਾ ਕਾਜ ਸੋਊ ਕਿਯੋ। ਨਿਕਟ ਬੋਲਿ ਤਿਨ ਦੁਹੂੰਅਨ ਲਿਯੋ। 
ਮਦਰਾ _ਪ੍ਯਾਇ ਕੀਏ _ਮਤਵਾਰੇ। ਖੜਗ _ਕਾਢਿ ਦੋਊ ਪੂਤ _ਸੰਘਾਰੇ। ੮। 


ਦੰਹਾਰਾ 
ਦੁਹੂੰ ਸੁਤਨ ਕੇ ਕਾਟ ਸਿਰ ਲਏ ਗੋਦ ਮੈ ਡਾਰਿ। 


ਅਤਿਥ ਭੇਖ ਕੋ ਧਾਰਿ ਕਰਿ ਮਾਗੀ ਭੀਖ ਬਜਾਰ। ੯। 
ਚੱਪਲਾਂ 


ਭੀਖ _ਮਾਗਿ _ਮਿਤਵਾ ਪਹਿ _ਗਈ। _ਪੂਤਨ _ਮੁੰਡ _ਦਿਖਾਵਤ _ਭਈ। 
ਤੋਰੇ ਲੀਏ ਦੋਊ ਮੈ ਮਾਰੇ। ਅਬ ਭੋਗਹੁ ਮੁਹਿ ਆਨਿ ਪਿਯਾਰੇ। ੧0। 


ਚਰਿਤ੍ਰ ਪਾਖਿਆਨ ੪੬੭ 


ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਕਿਹਾ ਕਿ _ਸੈਕੋਚ 
ਆ ਕੇ ਬਿਰਾਜੋ।੪। 


(ਉਸ) ਸੁੰਦਰ ਆਦਮੀ ਨੇ ਮਨ ਵਿਚ ਵਿਚਾਰ ਕੀਤਾ ਅਤੇ ਰਾਣੀ ਪਤਿ ਸਪਸ਼ਟ 
ਜੇ ਇਕ ਗੱਲ ਕਰੇਂ ਤਾਂ (ਮੈਂ) ਕਹਾਂ, ਨਹੀਂ ਤਾਂ ਤੇਰੇ ਘਰ ਨਹੀਂ _ਰਹਾਂਗਾ।੫। 
ਮੈਂ ਕਹਾਂਗਾ ਕਿ ਇਹ ਨਹੀਂ ਕਰ _ਸਕੇਂਗੀ ਤਾਂ ਮੈਨੂੰ ਮਿਲਣ ਦੇ ਖਿਆਲ ਨਹੀਂ 
ਪਵੇਂਗੀ। ਜੇ (ਇਹ) ਕਠਿਨ ਕੰਮ ਇਹ ਇਸਤਰੀ ਕਰ ਲਏ ਤਦ ਇਹ ਮੈਨੂੰ ਅਜ ਹੀ ਭਾਵੇਂ 
ਵਰ ਲਏ।੬। 


ਤਦ 
ਕਿਹਾ ਕਿ 
ਜੋ 


ਦੰਹਰਾ 

(ਉਸ ਆਦਮੀ ਨੇ ਕਿਹਾ--) ਇਹ ਜੋ ਦੋ ਤੂ 
ਮਾਰ ਦੇ ਅਤੇ ਦੋਹਾਂ ਦੇ ਸਿਰ ਗੋਦ ਪਾ ਕੇ ਬਾਜ਼ਾਰ ਵਿਚ _ਭਿਖਿਆ _ਮੌਗ।੭। 
ਚੱਪਾਣ 

ਤਦ ਉਸ ਇਸਤਰੀ ਨੇ ਉਹੀ ਕੰਮ ਕੀਤਾ ਅਤੇ ਦੋਹਾਂ (ਪੁੱਤਰਾਂ) ਨੂੰ ਕੋਲ ਬੁਲਾ 
ਲਿਆ। ਸ਼ਰਾਬ ਪਿਲਾ ਕੇ ਉਨ੍ਹਾਂ ਨੂੰ ਬੇਸੁੱਧ ਕਰ ਦਿੱਤਾ ਅਤੇ ਤਲਵਾਰ ਕਢ ਕੇ ਦੋਹਾਂ ਪੁੱਤਰਾਂ 


-ਦਚ ਇਤ 


ਦੋਹਾਂ ਪੁੱਤਰਾਂ ਦੇ ਸਿਰ ਕਟ ਕੇ ਗੋਦ ਵਿਚ ਪਾ ਲਏ ਅਤੇ ਸਾਧਵੀ ਦਾ ਰੂਪ ਧਾਰ ਕੇ 
ਬਾਜ਼ਾਰ ਵਿਚ _ਭਿਖ _ਮੰਗੀ।੯। 


ਚੱਪਲਾਂ 

ਭਿਖ ਮੌਗ ਕੇ (ਉਹ) ਮਿਤਰ ਕੋਲ ਗਈ ਅਤੇ ਪੁੰਤਰਾਂ ਦੇ ਸਿਰ (ਉਸ ਨੂੰ) ਵਿਖਾਏ। 
(ਅਤੇ ਕਿਹਾ) ਮੈਂ ਤੇਰੇ ਲਈ ਦੋਹਾਂ ਨੂੰ ਮਾਰ ਦਿੱਤਾ ਹੈ। ਹੇ ਪਿਆਰੇ ! ਹੁਣ ਆ ਕੇ ਮੇਰੇ 
ਨਾਲ ਭੋਗ ਕਰ।੧0। 


੪੬੮ 


ਸੀ _ਦਸਮ-ਗੁੁੰਥ ਸਾਹਿਬ 


ਦੁਹਕਰ ਕਰਮ _ਜਾਰਿ ਲਖਿ ਲਯੋ। ਪਹਰ ਏਕ ਮਿਰਤਕ ਸੌ ਭਯੋ। 
ਦੁਤਿਯ ਪਹਰ _ਆਨਿ _ਜਬ _ਲਾਗਿਯੋ। _ਚਿਤ੍ਰਯੋ _ਛੋਰਿ _ਮੂਰਛਨਾ _ਜਾਗਿਯੋ। _੧੧। 


ਨਵੰਯਾ 
ਤਜਿਹੂੰ ਨ ਸਕੈ ਰਮਿਹੂੰ ਨ ਸਕੈ ਇਹ ਭਾਤਿ ਕੀ ਆਨਿ ਬਨੀ ਦੁਚਿਤਾਈ। 
ਬੈਠ ਸਕੈ ਉਠਿਹੂੰ ਨ ਸਕੈ _ਕਹਿਹੂੰ ਨ ਸਕੈ ਕਛੁ _ਬਾਤ ਬਨਾਈ। 
ਤ੍ਯਾਗਿ ਸਕੈ ਗਰ ਲਾਗਿ ਸਕੈ ਰਸ ਪਾਗਿ ਸਕੈ ਨ ਇਹੇ ਠਹਰਾਈ। 
ਝੂਲਿ ਗਿਰਿਯੋ ਛਿਤ ਭੁਲ ਗਈ ਸੁਧਿ ਕਾ ਗਤਿ ਮੋਰੇ ਬਿਸ੍ਹਾਸ ਬਨਾਈ। _੧੨। 


ਦੱਖਣ? 
ਪਹਰ _ਏਕ ਬੀਤੇ ਪੁਨ ਜਾਗਿਯੋ। ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ। 
ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ। ਬਹੁਰਿ ਨਾਹਿ ਕੋ ਨਾਮੁ ਨ ਲੀਨੋ। ੧੩। ੧। 


/ਏੱਤਾ ਨੰ ਗਾਹੇਤ੍ਹ ਪਲ੍ਯਾਨੋ ,/ਤਰ੍‌ਯਾ ਗਾੰਰੇੜ੍ਹੇ ਮਹ ਭੂਖ ਨੰਠਾਦੇ /ਏਕਾ ਸੈਂ ਅਠਾਰਹ ਗਾਹੜ੍ਹ ਨਆਪਤਨਆ 
ਗਤ ਭਨ ਸਤ) _59੮/ ੨੩੭੯੭ #ਫਲੰ/ 


ਚੱਪਣਾ 
ਤਿਰਹੁਤ ਮੈ _ਤਿਰਹੁਤ ਪੁਰ ਭਾਰੋ। ਤਿਹੂੰ ਲੋਕ ਭੀਤਰ ਉਜਿਯਾਰੋ। 
ਜੰਤੁ ਕਲਾ ਰਾਨੀ ਇਕ ਤਾ ਕੇ। ਰੁਦੁ ਕਲਾ ਦੁਹਿਤਾ ਗ੍ਰਿਹ ਵਾ ਕੇ। ੧। 


ਲਰਿਕਾਪਨ ਤਾ ਕੋ ਜਬ _ਗਯੋ। ਜੋਬਨ ਆਇ ਦਮਾਮੋ _ਦਯੋ। 
ਇਕ ਨ੍ਰਿਪ ਸੁਤ ਸੁੰਦਰ ਤਿਹ ਲਹਿਯੋ। ਹਰ ਅਰਿ ਸਰ ਤਾ ਕੋ ਤਨ ਦਹਿਯੋ। ੨। 


ਦੰਹਾਰਾ 
ਨ੍ਹਿਪ ਸੁਤ ਅਤਿ ਸੁੰਦਰ ਘਨੋ ਸੰਬਰਾਤ੍ਰਿ ਤਿਹ ਨਾਮ। 
ਤੰਤਰ ਕਲਾ ਤਾ ਕੌ ਸਦਾ ਜਪਤ _ਆਨਹੂੰ _ਜਾਮ। _੩। 


੭%/ਤਲ 
ਭੇਜਿ _ਸਹਚਰੀ ਤਾਹਿ _ਬੁਲਾਯੋ __ਨਿਜੁ _ਸਦਨ। 
ਕਾਮ ਭੋਗ ਤਿਹ ਸੰਗ _ਕਰਿਯੋ _ਤ੍ਰਿਯ ਛੋਰਿ _ਮਨ। 
ਭਾਤਿ _ਭਾਤਿ ਕੈ ਆਸਨ ਲਏ ਸੁਧਾਰਿ ਕੈ। 
ਹੋਂ ਚੁੰਬਨ ਲਿੰਗਨ ਕਿਯ ਮਤ ਕੋਕ ਬਿਚਾਰਿ ਕੈ। ੪। 


ਦੰਹਰਾ 
ਜੰਤੂ ਕਲਾ ਤਿਹ ਬਾਲ ਕੀ ਮਾਤ ਗਈ ਤਬ ਆਇ। 
ਤੰਤੁ ਕਲਾ ਤਾ ਤੇ ਤ੍ਰਸਤ ਮੀਤਹਿ ਲਯੋ _ਦੁਰਾਇ। _੫। 


ਚਰਿਤ੍ਰ ਪਾਖਿਆਨ ੪੬੯ 


ਜਦ ਯਾਰ ਨੇ ਇਹ ਕਠਿਨ ਕਰਮ ਵੇਖ ਲਿਆ ਤਾਂ ਉਹ ਇਕ ਪਹਿਰ ਤਕ ਬੇਸੁੱਧ ਹੋ 
ਗਿਆ। _ਜਦ ਦੂਜਾ ਪਹਿਰ ਸ਼ੁਰੂ ਹੋਇਆ ਤਾਂ ਬੇਹੋਸ਼ੀ ਨੂੰ ਛਡ ਕੇ ਸਚੇਤ ਹੋ ਕੇ ਜਾਗ 
ਪਿਆ।੧੧। 
ਹਾਵੀ” 

(ਇਸ ਨੂੰ) ਛਡ ਵੀ ਨਹੀਂ ਸਕਦਾ, ਰਮਣ ਵੀ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਦੁਬਿਧਾ 
ਆਣ ਬਣੀ _ਹੈ। ਬੈਠ ਨਹੀਂ ਸਕਦਾ, ਉਠ ਨਹੀਂ ਸਕਦਾ ਅਤੇ ਕੁਝ ਗੌਲ ਵੀ ਸੋਚ ਕੇ ਕਹਿ 
ਨਹੀਂ ਸਕਦਾ। ਨ ਤਿਆਗ ਸਕਦਾ ਹੈ, ਨ ਗਲੇ ਨਾਲ ਲਗਾ ਸਕਦਾ ਹੈ, ਨ ਰਸ ਵਿਚ ਲੀਨ 
ਹੋ ਸਕਦਾ ਹੈ, ਮਨ ਵਿਚ ਇਹੀ (ਦੁਬਿਧਾ) ਪਸਰੀ ਹੋਈ ਹੈ। ਘੁਮੇਰੀ ਖਾ ਕੇ ਧਰਤੀ ਉਤੇ ਡਿਗ 
ਪਿਆ, ਹੋਸ਼ ਭੁਲ ਗਈ, ਵਿਸ਼ਵਾਸ (ਭਰੋਸੇ) ਨੇ ਮੇਰੀ ਕੀ ਹਾਲਤ _ਬਣਾ ਦਿੱਤੀ ਹੈ।੧੨। 
ਚੱਪਣਾ 

ਇਕ ਪਹਿਰ _ਬੀਤਣ ਤੇ ਫਿਰ _ਜਾਗਿਆ। ਡਰਦੇ ਹੋਏ ਨੇ ਇਸਤਰੀ ਨੂੰ ਗਲੇ _ਨਾਲ 
ਲਗਾ ਲਿਆ। ਜੋ ਇਸਤਰੀ ਨੇ ਕਿਹਾ ਉਹੀ ਉਸ ਨੇ ਕੀਤਾ ਅਤੇ ਫਿਰ ਨਾਂਹ ਕਰਨ ਦਾ ਨਾਂ 
ਤਕ ਨ _ਲਿਆ।੧੩। 

/ਏਥੇਂ ਨੂੰ ਗਰੇਤੂੱਪ/ਮਆਨ ਦੇ ਤੂੰਆ ਰੇਤ ਦੇ ਮੰਤ ਭੂਪ ਸੰਵਾਦ ਦੇ 55ਟਵੇਂ'` ਗਰੇੜ੍ਹ ਦੀ ਸਆਪਤਨ 

ਭਾ ਲਭ ਹੰ/ _55੮/ ੨੩੭੯/ ਜਲਦਾ/ 


ਜੱਪਣਾ 

ਤਿਰਹੁਤ ਪ੍ਰਦੇਸ਼ ਵਿਚ ਤਿਰਹੁਤ ਨਾਂ ਦਾ ਇਕ ਵੱਡਾ ਨਗਰ ਸੀ_ਜੋ ਤਿੰਨਾਂ ਲੋਕਾਂ ਵਿਚ 
ਪ੍ਰਸਿੱਧ ਸੀ। ਉਥੇ ਇਕ ਜੰਤਰ ਕਲਾ ਨਾਂ ਦੀ ਰਾਣੀ ਸੀ। ਉਸ ਦੇ ਘਰ ਰੁਦੂ ਕਲਾ ਨਾਂ ਦੀ 
ਪੁੱਤਰੀ ਸੀ।੧। 

ਜਦ ਉਸ ਦਾ ਬਚਪਨ _ਬੀਤ _ਗਿਆ ਅਤੇ ਜਵਾਨੀ ਨੇ ਆ ਕੇ ਨਗਾਰਾ ਵਜਾਇਆ। 
ਉਸ ਨੇ ਇਕ ਸੁੰਦਰ ਰਾਜ ਕੁਮਾਰ ਵੇਖਿਆ (ਤਾਂ) ਸ਼ਿਵ ਦੇ ਵੈਰੀ (ਕਾਮ ਦੇਵ)ਦੇ ਤੀਰ ਨੇ 
ਉਸ ਦੇ ਸ਼ਰੀਰ ਨੂੰ ਸਾੜ _ਦਿੱਤਾ।੨। 
ਦੰਹਰਾ 

ਰਾਜ ਕੁਮਾਰ ਬਹੁਤ ਸੁੰਦਰ ਸੀ ਅਤੇ ਸੰਬਰਾਤ੍ਰਿ ਉਸ ਦਾ ਨਾਮ ਸੀ। ਤੰਤਰ ਕਲਾ (ਰੁਦੂ 
ਕਲਾ) _ਅਔਠੇ ਪਹਿਰ ਉਸ ਦਾ ਨਾਮ _ਜਪਦੀ ਸੀ।੩। 


੭/#=ਲ 
(ਆਪਣੀ ਇਕ) ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਮਨ ਖੌਲ੍ਹ ਕੇ 


ਉਸ ਨਾਲ _ਕਾਮ-ਭੋਗ _ਕੀਤਾ। ਭਾਂਤ ਭਾਂਤ _ਦੇ ਆਸਨ _ਚੰਗੀ ਤਰ੍ਹਾਂ ਨਾਲ _ਕੀਤੇ ਅਤੇ _ਕੋਕ 
ਸ਼ਾਸਤੁ ਅਨੁਸਾਰ ਵਿਚਾਰ ਕੇ ਚੁੰਬਨ ਅਤੇ ਆਲਿੰਗਨ _ਲਏ।8। 


ਤਦ ਉਸ ਦੀ ਮਾਂ ਜੰਤਰ ਕਲਾ (ਉਥੇ) ਆ ਗਈ। ਤੰਤਰ ਕਲਾ ਨੇ ਉਸ ਤੋਂ ਡਰ ਕੇ 
ਨੂੰ ਲੁਕਾ _ਲਿਆ।੫। 


੪੭0 ਸੀ _ਦਸਮ-ਗ੍ਰੰਥ ਸਾਹਿਬ 


ਦੱਖਣ? 
ਕੇਸਾਂਤਕ ਤਿਨ ਤੁਰਤ ਮੰਗਾਯੋ। ਲੀਪਿ ਸਮਸ ਤਾ ਕੀ ਸੋ ਲਾਯੋ। 
ਤਬ ਸਭ ਕੇਸ ਦੂਰ ਹ੍ਹੈ ਗਏ। ਰਾਜ ਕੁਮਾਰ ਤ੍ਰਿਯਾ ਸੇ ਭਏ। ੬। 


ਦੰਹਾਰਾ 
ਸਕਲ ਬਸਤ੍ਰ ਤ੍ਰਿਯ ਕੇ ਧਰੇ _ਪਹਿਰਿ ਸੁ ਭੂਖਨ ਅੰਗ। 
ਨਿਰਖਤ ਛਬਿ ਸ੍ਰੀ ਰੁਦੂ ਕੇ ਜਰਿਯੋ ਜਗਤ _ਅਨੰਗ। _੭। 


ਦੱ ਆਣ? 
ਨਾਰਿ ਭੇਖਿ ਤਾ ਕੋ ਪਹਿਰਾਈ। ਆਪਨ ਟਰਿ ਮਾਤਾ ਪਹਿ ਆਈ। 
ਧਰਮ _ਭਗਨਿ ਨ੍ਰਿਪ ਸੁਤ ਠਹਰਾਯੋ। ਜਾਇ ਸਭਨ ਸੋ ਭੇਦ _ਜਤਾਯੋ। _੮। 


ਦੰਹਰਾ 
ਧਰਮ _ਭਗਨਿ ਮਾਤਾ ਸੁਨੌਮੋਰਿ _ਪਹੂੰਚੀ ਆਇ। 
ਦਰਬੁ _ਬਿਦਾ ਦੈ _ਕੀਜਿਯੈ ਤਾਹਿ ਨ੍ਰਿਪਹਿ ਦਰਸਾਇ। ੯। 
ਸੁਣਿ ਮਾਤਾ _ਬਿਹਸਿ _ਬਚਨ _ਤਾਹਿ _ਨਿਹਾਰਿਯੋ _ਆਇ। 
ਗਹਿ _ਬਹਿਯੋ ਤਹ ਲੈ ਗਈ ਜਹਾ ਹੁਤੇ ਨਰ _ਰਾਇ। ੧0। 


ਨਾਨਾ ਘਾਲ 
ਸੁਨੋ ਰਾਵ ਤਵ _ਧਰਮਜਾ _ਇਹਿ ਹ੍ਯਾ _ਪਹੁਚੀ ਆਇ। 
ਬਿਦਾ ਅਮਿਤ ਧਨ ਦੈ ਕਰੋਂ ਯਾ ਕੌ ਅਧਿਕ ਰਿਝਾਇ। ੧੧। 
ਚੱਪਾਣ 
ਜਬ _ਇਹ ਬਾਤ ਨ੍ਰਿਪਤਿ ਸੁਨਿ _ਪਾਈ। _ਜਾਨ੍ਯੋ _ਮੋਰਿ ਧਰਮਜਾ ਆਈ। 
ਛੋਰਿ ਭੰਡਾਰ ਅਮਿਤ ਧਨ ਦਿਯੋ। _ਦੁਹਿਤਾ ਹੇਤ _ਬਿਦਾ ਤਿਹ _ਕਿਯੋ। _੧੨। 
ਮੌਤੂ ਕਲਾ ਪਿਤੁ ਤੀਰ ਉਚਾਰੀ। ਧਰਮ _ਬਹਿਨ ਮੋ ਕੌ ਅਤਿ ਪ੍ਯਾਰੀ। 
ਮੈ ਯਹ ਅਜੁ ਸੰਗ ਲੈ ਜੈਹੌ। ਬਨ _ਉਪਬਨ ਕੇ ਚਰਿਤ੍ਰ ਦਿਥੈਹੌ। ੧੩। 


ਯੌ ਕਹਿ ਪਲਟਿ ਧਾਮ ਨਿਜੁ ਆਈ। ਪਿਯ ਸੋ ਕਹੀ ਬਾਤ ਮੁਸਕਾਈ। 
ਧਰਮ _ਭਗਨਿ ਮੁਹਿ ਤੂ ਅਤਿ ਪ੍ਯਾਰੀ। ਇਸੀ ਪਾਲਕੀ ਚਜ੍ਹੋ _ਹਮਾਰੀ। _੧੪। 


ਬਾਤ ਕਹਤ ਦੋਊ ਹਮ ਜੈਹੈ। ਚਿਤ ਕੈ ਸੋਕ ਦੂਰਿ ਕਰਿ ਦੈਹੈ। 
ਤਾਹਿ ਪਾਲਕੀ ਲਯੋ _ਚਰ੍ਹਾਈ। __ਬਨ _ਉਪਬਨ _ਬਿਹਰਨ ਕੌ __ਆਈ। _੧੫। 


ਬੀਚ _ਬਜਾਰ ਪਾਲਕੀ _ਗਈ। _ਪਰਦਨ ਪਾਂਤਿ ਛੋਰਿ ਕੈ ਦਈ। 
ਤੇ ਕਾਹੂ ਕੌ ਦ੍ਰਿਸਟਿ ਨ ਆਵੈ। ਕੇਲ ਕਮਾਤ ਚਲੇ ਦੋਊ ਜਾਵੈ। ੧੬। 


ਚਰਿਤ੍ਰ ਪਾਖਿਆਨ ੪੭੧ 


ਜੱਪਣਾ 

(ਤਦ) ਉਸ ਨੇ ਤੁਰਤ ਰੋਮਨਾਸ਼ਕ ਮੌੰਗਵਾਇਆ ਅਤੇ ਉਸ ਦਾ ਲੇਪ (ਉਸ ਵਿਅਕਤੀ 
ਦੀ) ਦਾੜੀ ਮੁੱਛਾਂ ਤੇ ਲਗਾ ਦਿੱਤਾ। ਜਦ ਉਸ ਦੇ ਵਾਲ ਸਾਫ਼ ਹੋ ਗਏ, (ਤਦ) ਰਾਜ ਕੁਮਾਰ 
ਇਸਤਰੀ _ਵਰਗਾ ਹੋ __ਗਿਆ।੬। 
ਦੰਹਰਾ 


ਦੇ 

ਦਿੱਤੇ। ਉਸ ਦੀ ਛਬੀ ਨੂੰ ਵੇਖ ਕੇ ਸ੍ਰੀ ਰੁਦੂ 
ਪਿਆ।੭। 
ਜੱਪਣਾ 

ਉਸ ਨੂੰ ਇਸਤਰੀ ਦੇ ਬਸਤ੍ਰ _ਪਵਾ ਕੇ (ਫਿਰ) ਆਪਣੀ ਮਾਂ ਕੋਲ (ਲ। ਕੇ) ਆਈ। 

ਉਸ ਰਾਜ ਕੁਮਾਰ ਨੂੰ ਆਪਣੀ _ਧਰਮ-ਭੈਣ ਦਸਿਆ ਅਤੇ ਸਾਰਿਆਂ ਨੂੰ ਇਹ ਗੱਲ ਦਸ 

ਦਿੱਤੀ।੮। 


ਦੰਹਰਾ 


ਹੇ ਮਾਤਾ! ਸੁਣੋ, ਮੇਰੀ ਧਰਮ ਭੈਣ (ਮੇਰੇ ਕੋਲ) ਆਈ ਹੈ। ਇਸ ਨੂੰ ਰਾਜੇ ਨੂੰ ਵਿਖਾ ਕੇ 
ਬਹੁਤ ਸਾਰਾ ਧਨ ਦੇ ਕੇ ਵਿਦਾ ਕਰੋ।੯। ਮਾਤਾ ਬਚਨ ਸੁਣ ਕੇ ਖੁਸ਼ ਹੋਈ ਅਤੇ ਉਸ ਨੂੰ ਆ 
ਕੇ ਵੇਖਿਆ। ਉਸ ਦੀ ਬਾਂਹ ਪਕੜ _ਕੇ ਉਥੇ ਲੈ ਗਈ ਜਿਥੇ ਰਾਜਾ ਬੈਠਾ _ਸੀ।੧0। 


ਰਾਣਾੰ ਨੰ _/ਕਹਾ-- 


ਹੇ ਰਾਜਨ! ਸੁਣੋ, ਤੁਹਾਡੀ ਧਰਮ-ਪੁੱਤਰੀ ਇਥੇ ਆਈ ਹੈ। ਉਸ ਨੂੰ ਖੁਸ਼ ਕਰਦੇ ਹੋਇਆਂ 
ਬਹੁਤ ਸਾਰਾ ਧਨ ਦੇ ਕੇ ਵਿਦਾ ਕਰ ਦਿਓ।੧੧। 
ਚੱਪਾਣ 

ਜਦ ਇਹ ਗੱਲ ਰਾਜੇ ਨੇ ਸੁਣੀ ਕਿ ਮੇਰੀ ਧਰਮ-ਪੁੱਤਰੀ ਆਈ ਹੈ ਤਾਂ ਖੁਜ਼ਾਨਾ ਖੋਲ੍ਹ 
ਕੇ ਬਹੁਤ _ਧਨ ਦਿੱਤਾ ਅਤੇ ਪੁੱਤਰੀ ਦੇ ਹਿਤ ਨਾਲ ਉਸ ਨੂੰ ਵਿਦਾ _ਕੀਤਾ।੧੨। 

ਮੰਤੁ ਕਲਾ ਨੇ ਪਿਤਾ ਕੋਲ ਕਿਹਾ ਕਿ ਧਰਮ-ਭੈਣ ਮੈਨੂੰ ਬਹੁਤ ਪਿਆਰੀ ਹੈ। ਮੈਂ _ਅਜ 
ਇਸ ਨੂੰ ਨਾਲ ਲੈ ਜਾਵਾਂਗੀ ਅਤੇ _ਬਨਾਂ _ਉਪਬਨਾਂ ਦੇ ਕਈ ਪੁਕਾਰ ਦੇ ਨਜ਼ਾਰੇ _('ਚਰਿਤ੍ਰ”) 
ਵਿਖਾਵਾਂਗੀ।੧੩। 


ਜਾ।੧੪। 

ਉਸ ਨੂੰ ਪਾਲਕੀ ਵਿਚ ਚੜ੍ਹਾ ਲਿਆ ਅਤੇ ਬਨ _ਉਪਬਨ 
(ਜਦੋਂ) ਪਾਲਕੀ ਬਾਜ਼ਾਰ ਵਿਚੋਂ ਲੰਘੀ ਤਾਂ ਪਰਦਿਆਂ ਦੇ ਪੌਲੇ ਖੋਲ੍ਹ _ਦਿੱਤੇ। ਇਸ _ਕਰ 

ਕੇ (ਉਹ) ਕਿਸੇ ਨੂੰ ਦਿਸ ਨਹੀਂ ਰਹੀਆਂ ਸਨ ਅਤੇ ਕੇਲ 

ਰਹੀਆਂ ਸਨ।੧੬। 


੪੭੨ 


ਸੀ _ਦਸਮ-ਗੁੰਥ _ਸਾਹਿਬ 


ਮਨ ਭਾਵਤ ਕੋ ਭੋਗ ਕਮਾਏ। ਦਿਨ ਬਜਾਰ ਮਹਿ _ਕਿਨੂੰ ਨ _ਪਾਏ। 
ਅਸਟ ਕਹਾਰਨ ਕੇ ਕੰਧ _ਊਪਰ। ਜਾਂਘੈ ਲਈ ਮੀਤ ਭੁਜ _ਦੂਪਰ। _੧੭। 


ਜ੍ਯੋ _ਜ੍ਯੋ ਚਲੀ ਪਾਲਕੀ ਜਾਵੈ। ਤ੍ਯੋ ਪ੍ਰੀਤਮ _ਚਟਕੇ _ਚਟਕਾਵੈ। 
ਲਹੈ _ਕਹਾਰ ਪਾਲਕੀ ਚਰਿ _ਕੈ। ਤ੍ਯੋ _ਤ੍ਯੋ ਗਹੈ ਕੰਧ ਦ੍ਰਿੜ ਕਰਿ ਕੈ। ੧੮। 


ਬਨ ਮੈ ਜਾਇ ਪਾਲਕੀ ਧਰੀ। _ਭਾਤਿ ਭਾਤਿ ਸੇਤੀ ਰਤਿ ਕਰੀ। 
ਅਮਿਤ ਦਰਬੁ _ਚਾਹਿਯੋ ਸੋ _ਲਯੋ। ਤ੍ਰਿਯ ਕਰਿ ਤਾਹਿ ਦੇਸ ਲੈ ਗਯੋ। ੧੯। 


ਲਿਖਿ ਪਤਿਯਾ ਡੋਰੀ ਮਹਿ _ਧਰੀ। ਮਾਤ ਪਿਤਾ ਤਨ ਇਹੈ _ਉਚਰੀ। 
ਨਰ ਸੁੰਦਰ ਮੋ ਕਹ ਯਹ _ਭਾਯੋ। ਤਾ ਤੇ ਮੈ ਯਹ _ਚਰਿਤ ਬਨਾਯੋ। ੨0। 


ਵਹ ਧ੍ਰਮਜਾ ਨਹਿ ਹੋਇ ਤਿਹਾਰੀ। ਜੋ ਮੈ ਪਕਰਿ ਪਾਲਕੀ ਡਾਰੀ। 
ਕਚਅਰਿ ਲਏ ਦੂਰਿ ਕਚ _ਕਏ। _ਭੂਖਨ ਬਸਤ੍ਰ _ਬਾਲ ਕੇ ਦਏ। ੨੧। 


ਜੋ ਧਨ ਚਹਿਯੋ ਸੋਊ ਸਭ ਲੀਨੋ। _ਤਾਤ ਮਾਤ ਕੋ ਦਰਸਨ ਕੀਨੌ। 
ਤੁਮ ਤੇ ਜਬ ਲੈ ਬਿਦਾ ਸਿਧਾਈ। ਯਾ _ਕੇ ਸੰਘ ਤਬੈ ਉਠਿ ਆਈ। ੨੨। 
ਦੰਹਰਾ 


ਦੇਸ ਸੁਖੀ ਤੁਮਰੋ ਬਸੋ ਸੁਖੀ ਰਹਹੁ ਤੁਮ _ਤਾਤ। 
ਸੁਖੀ ਦੋਊ ਹਮਹੂੰ ਬਸੈ ਚਿਰ ਜੀਵੋ ਤੁਮ ਮਾਤ। ੨੩। ੧। 


/ਏੱਤਾ ਹਨੰ ਗਾਂਠਤ ੫ਖ੍ੂਯਾਨੇ /$ੈਯਾ ਰੇਤ ਅੰਤ ਭੂ ਨੰਠਾਏੇ /ਏਕਾ ਸੋਂ ਓਨਸ਼ਵੇ ਯਾੰਠਤ ਸਨਪਤਮ 


ਗਤ ਨਭਨ ਨ੍ਤ/ _55€੯/ ੨੩੩੨੪ #ਫਲੰ/ 


ਦੰਹਰਾ 
ਏਕ ਦਿਵਸ ਸ੍ਰੀ ਇੰਦੂ ਜੂ ਹਰ ਘਰ _ਕਿਯੋ_ਪਿਯਾਨ। 
ਮਹਾ ਰੁਦੂ ਕਉ ਰੁਦੁ ਲਖਿ ਚਿੰਤ _ਬਢੀ _ਅਪੁਮਾਨ। ੧। 
ਦੱਪਲ? 
ਦੇਵਤੇਸ ਜਬ ਰੁਦੂ _ਨਿਹਾਰਿਯੋ। __ਮਹਾ ਕੋਪ ਕਰਿ ਬਜੂ ਪ੍ਰਹਾਰਿਯੋ। 
ਤਾ ਤੇ ਅਮਿਤ ਕੋਪ ਤਬ ਤਯੋ। ਛਾਡਤ ਜ੍ਰਾਲ ਬਕਤੂ ਤੇ ਭਯੋ। ੨। 
ਪਸਰਿ ਜਾਲ ਸਭ _ਜਗ _ਮਹਿ _ਗਈ। _ਦਾਹਤ ਤੀਨਿ ਭਵਨ ਕਹ _ਭਈ। 
ਦੇਵ ਦੈਤ ਸਭ ਹੀ ਡਰ ਪਾਏ। ਮਿਲਿ ਕਰਿ ਮਹਾ ਰੁਦੂ ਪਹਿ ਆਏ। ੩। 
ਮਹਾ _ਰੁਦੂ ਤਬ ਕੋਪ ਨਿਵਾਰਿਯੋ। _ਬਾਰਿਧ ਮੈ ਪਾਵਕ ਕੋ ਡਾਰਿਯੋ। 
ਸਕਲ ਤੇਜ ਇਕਠੋ ਹ੍ਹੈ ਗਯੋ। ਤਾ ਤੇ ਦੈਤ ਜਲੰਧਰ ਭਯੋ। _੪। 


ਚਰਿਤ੍ਰ ਪਾਖਿਆਨ ੪੭੩ 


ਉਹ ਮਨ ਭਾਉਂਦੇ ਭੋਗ ਕਰ ਰਹੀਆਂ ਸਨ ਅਤੇ ਦਿਨ ਵਿਚ ਵੀ ਬਾਜ਼ਾਰ ਵਿਚ ਕੋਈ 
ਵੇਖ ਨਹੀਂ ਰਿਹਾ ਸੀ। _ਅੱਠਾਂ ਕਹਾਰਾਂ ਦੁਆਰਾ ਚੁਕੀ ਹੋਈ ਪਾਲਕੀ ਵਿਚ ਮਿਤਰ ਨੇ (ਰਾਜ 
ਕੁਮਾਰੀ ਦੀਆਂ) ਦੋਵੇਂ ਟੰਗਾਂ ਦੋਹਾਂ _ਬਾਂਹਵਾਂ ਉਪਰ ਲਈਆਂ ਹੋਈਆਂ _ਸਨ।੧੭। 

ਜਿਉਂ ਜਿਉਂ ਪਾਲਕੀ ਚਲਦੀ ਜਾ ਰਹੀ ਸੀ ਤਿਵੇਂ ਪ੍ਰੀਤਮ ਚਟਕਾਰੇ ਮਾਰ ਰਿਹਾ _ਸੀ। 
(ਜਿਉਂ ਜਿਉਂ) ਕਹਾਰ ਪਾਲਕੀ ਵਿਚੋਂ _'ਚੀਕੂੰ _ਚੀਕੂੰ”` ਦੀ ਆਵਾਜ਼ ਸੁਣਦੇ, ਤਿਉਂ ਤਿਉਂ ਉਹ 
ਮੋਢੇ ਨਾਲ ਘੁਟ ਕੇ ਪਕੜ _ਲੈਂਦੇ _ਸਨ।੧੮। 

(ਉਨ੍ਹਾਂ ਨੇ) ਜਾ ਕੇ ਬਨ ਵਿਚ ਪਾਲਕੀ ਧਰ ਦਿੱਤੀ ਅਤੇ (ਉਨ੍ਹਾਂ ਨੇ) ਭਾਂਤ ਭਾਂਤ ਦੀ 
ਰਤੀ-ਕ੍ਰੀੜਾ ਕੀਤੀ। (ਉਸ ਨੇ) ਜੋ ਚਾਹਿਆ, ਅਮਿਤ ਧਨ ਲ ਲਿਆ ਅਤੇ ਉਸ ਨੂੰ (ਆਪਣੀ) 
ਇਸਤਰੀ ਬਣਾ ਕੇ ਦੇਸ਼ ਲੈ _ਗਿਆ।੧੯। 

ਰਾਜ ਕੁਮਾਰੀ ਨੇ ਇਕ ਪੱਤਰ ਲਿਖ ਕੇ ਪਾਲਕੀ ਵਿਚ _ਰਖ ਦਿੱਤਾ ਅਤੇ ਮਾਤਾ ਪਿਤਾ 
ਪਤਿ ਇਹ ਕਿਹਾ ਕਿ ਇਹ ਵਿਅਕਤੀ ਮੈਨੂੰ ਬਹੁਤ ਚੰਗਾ ਲਗਿਆ ਸੀ, ਇਸ ਲਈ ਮੈਂ ਇਹ 
ਚਰਿਤ੍ਰ ਬਣਾਇਆ _ਸੀ।੨0। 

ਉਹ ਤੁਹਾਡੀ ਧਰਮ-ਪੁੱਤਰੀ ਨਹੀਂ ਸੀ ਜਿਸ ਨੂੰ ਪਕੜ ਕੇ ਮੈਂ ਪਾਲਕੀ ਵਿਚ ਬਿਠਾਇਆ 
ਸੀ। ਰੋਮਨਾਸਨੀ ('ਕਚਅਰਿ”) ਲੈ ਕੇ (ਮੈਂ ਉਸ ਦੇ) ਵਾਲ ਦੂਰ ਕਰ ਦਿੱਤੇ ਅਤੇ ਇਸਤਰੀ ਦੇ 
ਬਸਤ੍ਰ _ਅਤੇ _ਗਹਿਣੇ ਦੇ ਦਿੱਤੇ।੨੧। 

ਜੋ ਧਨ ਚਾਹੀਦਾ ਸੀ, ਉਹ ਲੈ ਲਿਆ ਹੈ ਅਤੇ ਮਾਤਾ ਪਿਤਾ ਦੇ ਦਰਸ਼ਨ ਕਰ _ਲਏ 
ਹਨ। ਜਿਸ ਵੇਲੇ ਤੋਂ ਤੁਹਾਡੇ ਤੋਂ ਵਿਦਾ ਹੋਈ ਹਾਂ, ਤਦੋਂ ਇਸ ਨਾਲ ਉਠ ਕੇ ਆ ਗਈ 
ਹਾਂ।੨੨। 
ਦੰਹਰਾ 

ਹੇ ਪਿਤਾ ਜੀ! ਤੁਸੀਂ ਸੁਖੀ ਰਹੋ ਅਤੇ ਤੁਹਾਡਾ ਦੇਸ਼ ਸੁਖੀ ਵਸੇ। ਅਸੀਂ ਵੀ ਦੋਵੇਂ ਸੁਖੀ 
ਵਸੀਏ ਅਤੇ ਹੇ ਮਾਤਾ ਜੀ! ਤੁਸੀਂ ਚਿਰਾਂ ਤਕ _ਜੀਓ। ੨੩। 

/ਟਥੋਂ ਨੂੰ ਗੰਰੇਤੂੱਪ/ਮਆਨ ਦੇ ਤੂੰਆ ਰੇਤ ਦੇ ਮੰਤ ਭੂਪ ਸੰਵਾਦ ਦੇ 55੬ਵੇ'` ਗਰੇੜ੍ਹ ਦੀ ਸਮਘਤਨੀ 

ਭਾ ਲਭ ਹੈ? _55੯/ ੨੩੩੨੪ _ਜ਼ਲਦਾ/ 
ਦੰਹਰਾ 

ਇਕ ਦਿਨ ਸ੍ਰੀ ਇੰਦਰ ਜੀ ਸ਼ਿਵ ਦੇ ਘਰ ਗਏ। ਮਹਾ ਰੁਦੂ ਨੂੰ ਭਿਆਨਕ ਰੂਪ ਵਿਚ 
ਵੇਖ ਕੇ ਬਹੁਤ ਚਿੰਤਾ _ਹੋਈ।੧। 
ਚੱਪਲਾਂ 

ਜਦ ਇੰਦਰ ('ਦੇਵਤੇਸ”) ਨੇ ਰੁਦੂ ਨੂੰ ਵੇਖਿਆ ਤਾਂ ਬਹੁਤ ਗੁੱਸੇ ਹੋਕੇ ਬਜੂ ਦਾ ਵਾਰ 
ਕੀਤਾ। (ਤਾਂ _ਰੁਦੂ ਦਾ) ਗੁੱਸਾ ਹੋਰ ਭੜਕ ਉਠਿਆ ਅਤੇ ਮੂੰਹ ਤੋਂ ਅਗਨੀ ਕੱਢਣ _ਲਗਾ।੨। 

ਸਾਰੇ ਸੰਸਾਰ ਵਿਚ ਅਗਨੀ ਪਸਰ _ਗਈ ਅਤੇ ਤਿੰਨਾਂ ਲੋਕਾਂ ਨੂੰ ਸਾੜਨ _ਲਗੀ। ਦੇਵਤੇ 
ਅਤੇ ਦੈਂਤ ਸਾਰੇ ਡਰ ਗਏ ਅਤੇ ਮਿਲ ਕੇ ਮਹਾ ਰੁਦੁ ਕੋਲ ਪਹੁੰਚੇ।੩। 

ਤਦ ਮਹਾ ਰੁਦੂ ਨੇ ਕ੍ਰੋਧ ਨੂੰ ਛਡ ਦਿੱਤਾ ਅਤੇ ਅਗਨੀ ਨੂੰ ਸਮੁੰਦਰ ਵਿਚ ਸੁਟ ਦਿੱਤਾ। 
ਸਾਰਾ ਤੇਜ ਇਕੱਠਾ ਹੋ__ਗਿਆ। ਉਸ ਤੋਂ ਜਲੰਧਰ ਦੈਂਤ ਪੈਦਾ ਹੋਇਆ।੪। 


ਸੀ _ਦਸਮ-ਗੁੰਥ _ਸਾਹਿਬ ਚਰਿਤ੍ਰ ਪਾਖਿਆਨ ੪੭੫ 


ਬ੍ਰੰਦਾ ਨਾਮ _ਤ੍ਰਿਯਾਤਿਨ _ਕੀਨੀ। __ ਅਤਿ _ਪਤਿਬ੍ਰਤਾ ਜਗਤ _ਮੈ _ਚੀਨੀ। ਉਸ ਨੇ ਬ੍ਿੰਦਾ ਨਾਂ ਦੀ ਇਸਤਰੀ ਨੂੰ ਗੁਹਿਣ ਕੀਤਾ ਜੋ ਜਗਤ ਵਿਚ ਅਤਿ ਪਤਿਬੂਤਾ 
ਤਿਹ ਪ੍ਰਸਾਦਿ ਪਤਿ ਰਾਜ ਕਮਾਵੈ। ਤਾ ਕੌ ਦੁਸਟ ਨ ਦੇਖਨ ਪਾਵੈ। ੫। ਮੰਨੀ ਜਾਂਦੀ ਸੀ। ਉਸੇ ਦੀ ਕ੍ਰਿਪਾ ਕਰ ਕੇ ਪਤੀ ਰਾਜ ਕਮਾਉਂਦਾ ਸੀ। ਉਸ ਨੂੰ ਕੋਈ ਦੁਸ਼ਟ 
ਵੇਖ ਵੀ ਨਹੀਂ ਸਕਦਾ _ਸੀ।੫। 
ਦੇਵ ਅਦੇਵ ਜੀਤਿ ਤਿਨ ਲਏ। ਲੋਕ ਚਤੁਰ ਦਸ ਬਸਿ ਮਹਿ ਭਏ। ਉਸ ਨੇ (ਸਾਰੇ) ਦੇਵਤੇ ਅਤੇ ਦੈਂਤ ਜਿਤ ਲਏ ਅਤੇ ਚੌਦਾਂ ਲੋਕਾਂ ਨੂੰ ਵਸ ਵਿਚ ਕਰ 
ਸੇਸ ਅਲਿਕੇਸ ਸਭੈ ਬਿਲਖਾਏ। __ਬਿਸਨ ਆਦਿ ਪੁਰ ਜੀਤਿ ਬਤਾਏ। ੬। ਲਿਆ। _ਸ਼ੇਸ਼ਨਾਗ ਅਤੇ ਕੁਬੇਰ ('ਅਲਿਕੇਸ') ਸਭ ਬਹੁਤ ਦੁਖੀ ਹੋਏ ਅਤੇ ਵਿਸ਼ਠੂ ਆਦਿ ਦੀ 
ਪੁਰੀ ਨੂੰ ਵੀ ਜਿਤ ਕੇ ਦਸ ਦਿੱਤਾ।੬। 
ਦੰਹਰਾ ਦੰਹਾਰਾ 
ਸੇਸ _ਜਲੇਸ ਸੁਰੇਸ ਸਭ ਪੁਰੀ ਬਸਾਏ ਆਨਿ। ਸ਼ੇਸ਼ਨਾਗ, ਵਰੁਣ, ਇੰਦਰ ਆਦਿ _ਸਭ ਨੂੰ (ਆਪਣੀ) ਪੁਰੀ ਵਿਚ _ਵਸਾ _ਲਿਆ। ਉਹ 
ਮਹਾ ਰੁਦੂ ਕੀ ਬਾਲ _ਲਖਿ _ਰੀਝਿਯੋ ਅਸੁਰ _ਨਿਦਾਨ। _੭। ਮੂਰਖ ਸ਼ਿਵ ਜੀ ਦੀ ਇਸਤਰੀ ਨੂੰ ਵੇਖ ਕੇ ਮੋਹਿਤ ਹੋ ਗਿਆ।੭। 
ਚੱਪਣਾ ਜੱਪਣਾ 
ਤ੍ਰਿਯ ਕੋ ਰੂਪ _ਨਿਰਖਿ _ਲਲਚਾਯੋ। _ਚਤੁਰ ਦੂਤ ਤਿਹ _ਤੀਰ _ਪਠਾਯੋ। ਇਸਤਰੀ ਦਾ ਰੂਪ ਵੇਖ ਕੇ (ਜਲੰਧਰ) _ਲਲਚਾ _ਗਿਆ ਅਤੇ ਉਸ ਕੋਲ (ਇਕ) 
ਮੋ ਕਹ ਰੁਦੂ ਪਾਰਬਤੀ ਦੀਜੈ। _ਨਾਤਰ ਮੀਚ_ਮੂੰਡ ਪਰ ਲੀਜੈ। ੮। ਚਾਲਾਕ ਦੂਤ ਨੂੰ ਭੇਜਿਆ (ਅਤੇ ਸੁਨੇਹਾ _ਘਲਿਆ) 11 ਹੇ ਰੁਦ੍ਰ! ਮੈਨੂੰ ਪਾਰਬਤੀ ਦੇ ਦਿਓ, 
ਨਹੀਂ ਤਾਂ ਮੌਤ ਨੂੰ ਸਿਰ ਉਤੇ ਆਇਆ _ਸਮਝੋ।੮। 
ਆਹਾ ਰੂਹ ਭਾਲ ੭ਹਾ ਰੂ ਨੇ /ਨਹਾ-- 
ਦਹਰਾ” ਦੱਹਾਰ” 
ਦੁਹਿਤਾ _ਭਗਨੀ _ਦੀਜਿਯਤ _ਬੇਦ _ਬਿਧਾਨ _ਬਨਾਇ। ਧੀ ਅਤੇ ਭੈਣ ਵੇਦ ਦੇ ਵਿਧਾਨ ਅਨੁਸਾਰ ਦਿੱਤੀਆਂ ਜਾਂਦੀਆਂ ਹਨ। ਪਰ ਹੇ ਦੈਂਤਾਂ ਦੇ 
ਅਬ ਲੌ ਕਿਸੂ ਨ ਤ੍ਰਿਯ ਦਈ ਸੁਨੁ ਅਸੁਰਨ ਕੇ ਰਾਇ। ੯। ਰਾਜੇ! ਸੁਣੋ, ਹੁਣ ਤਕ ਕਿਸੇ ਨੇ ਇਸਤਰੀ ਨਹੀਂ _ਦਿੱਤੀ।੯। 
ਚੱਪਣਾ ਜੱਪਣਾ 
ਕੋਪਯੋ _ਅਸੁਰੇਸਰ _ਹੰਕਾਰੀ। ਸੈਨਾ _ਜੋਰਿ _ਦਾਨਵਨ _ਭਾਰੀ। ਉਹ ਹੰਕਾਰੀ ਦੈੱਤ-ਰਾਜ ਕ੍ਰੋਧਿਤ ਹੋ ਗਿਆ ਅਤੇ ਦੈੱਤਾਂ ਦੀ ਬਹੁਤ ਸਾਰੀ ਸੈਨਾ 
ਸੁੰਭ _ਨਿਸੁੰਭ ਬੁਲਾਏ ਤਬ _ਹੀ। ਰਕਮ _ਬੀਜ_ਜ੍ਰਾਲਾਛਨ ਸਭ _ਹੀ। _੧0। ਇਕੱਠੀ ਕਰ ਲਈ। _ਸੁੰਭ, ਨਿਸੁੰਭ, ਰਕਤਬੀਜ,ਜ੍ਰਾਲਛ ਵਰਗੇ ਸਾਰੇ ਦੈਂਤਾਂ `ਨੂੰ ਉਸ ਵੇਲੇ 
ਬੁਲਾ ਲਿਆ।੧0। 
ਭੁਸ਼ੱਗਾ ਛੱਟ ਭੁਸ਼ੱਗ ਛੰਦ 
ਮਹਾ ਕੋਪ ਕੈ ਕੈ ਹਠੀ ਦੈਤ ਗਾਜੈ। ਉਠੇ _ਬਾਧਿ _ਬਾਨਾਨ_ਬਾਂਕੇ _ਬਿਰਾਜੈ। ਬੀ ਰੀ ਚ ਨਹ ਉਇ ਸਰ ਹਟ ਸਜ 
ਲਏ ਸੂਲ ਸੈਥੀਨ_ਆਛੇ _ਸੁਹਾਵੈ। ਬਿਯੋ_ਕੌਨ ਜੋਧਾ ਜੋ ਤਾ ਕੋ ਦਬਾਵੈ। _੧੧। ਰਿ ਨਾ 
ਹੇ ਨੂੰ ਦਬਾਵੇ।੧੧। 
ਇਤੈ ਰੁਦੂ ਕੋਪਿਯੋ ਸੁਡੌਰੂ _ਬਜਾਯੋ। _ਉਤੈ _ਬਾਧ ਗਾੜੀ ਅਨੀ ਇੰਦਰ ਆਸਯੋ। ਇਧਰੋਂ_ਰੁਦੂ ਕ੍ਰੋਧਿਤ ਹੋਇਆ ਅਤੇ ਡੌਰੂ ਵਜਾਇਆ। _ਉਧਰੋ' ਇੰਦਰ ਵੀ ਬਹੁਤ ਵੱਡੀ 
ਲਏ ਸੂਰ ਸਾਥੀ _ਘਨੀ ਚੰਦੂ _ਆਛੇ। ਸਭੈ ਸੂਲ ਸੈਥੀ ਲਏ ਕਾਛ _ਕਾਛੇ। ੧੨। ਸੈਨਾ ਲੈ ਕੇ ਆ ਗਿਆ। ਸੂਰਜ ਅਤੇ ਚੰਦੂਮਾ ਨੇ ਵੀ ਬਹੁਤ ਸਾਰੇ ਸਾਥੀ ਲੈ ਲਏ ਅਤੇ ਸਭ 
ਨੇ _ਤ੍ਰਿਸ਼ੂਲ ਅਤੇ _ਬਰਛੇ _ਚੌਗੀ _ਤੜ੍ਹਾਂ ਧਾਰਨ _ਕਰ _ਲਏ।੧੨। 
ਹਠੀ ਕੋਪ ਕੈ ਕੈ ਮਹਾ ਦੈਤ ਢੂਕੇ। ਚਲੇ ਭਾਤਿ ਐਸੀ ਸੁ ਮਾਨੋ ਭਭੂਕੇ। ਬਹੁਤ ਕ੍ਰੋਧ ਕਰ ਕੇ ਹਠੀਲੇ ਦੈਂਤ ਆਣ ਢੁਕੇ ਸਨ ਅਤੇ ਇਸ ਤਰ੍ਹਾਂ ਚਲਦੇ ਸਨ ਮਾਨੋ 
ਗੂਜੈ ਹਾਥ ਲੀਨੇ ਗੂਜੇ ਬੀਰ ਭਾਰੇ। _ਟਰੈ ਨਾਹਿ ਟਾਰੇ ਨਹੀ ਜਾਤ ਮਾਰੇ। ੧੩। ਭਾਂਬੜ ਹੋਣ। (ਉਨ੍ਹਾਂ ਨੇ) ਹੌਥ ਵਿਚ ਗੁਰਜ ਲਏ ਹੋਏ ਸਨ ਅਤੇ ਵੱਡੇ ਸੂਰਮੇ ਗੌਜ ਰਹੇ ਸਨ। ਨ 
ਉਹ (ਯੁੱਧ-ਭੂਮੀ ਵਿਚੋਂ) ਹਟਾਏ ਜਾ ਸਕਦੇ ਸਨ ਅਤੇ ਨ ਹੀ ਮਾਰੇ ਜਾ ਸਕਦੇ ਸਨ।੧੩। 
ਹਠੇ ਦੇਵ ਬਾਂਕੀ ਅਨੀ ਸਾਥ ਲੈ ਕੈ। ਮਹਾ ਰੁਦੂ ਕੋ ਜੁਧ ਕੈ ਅਗੂ ਕੈ ਕੈ। ਹਠੀ ਦੇਵਤੇ ਬਹੁਤ _ਤਕੜੀ ਸੈਨਾ _ਨਾਲ ਲੈ ਕੇ ਮਹਾ _ਰੁਦੂ ਵਲੋਂ _ ਯੁੱਧ ਕਰਨ ਲਈ 
ਲਏ _ਬਿਸਨ ਜੋਧਾ ਸੁ ਐਸ ਬਿਰਾਜੈ। ਲਖੇ ਦੇਵ ਕੰਨ੍ਯਾਨ ਕੋ ਦਰਪੁ _ਭਾਜੈ। _੧੪। ਅਗੋਂ ਆ ਪਹੁੰਚੇ। ਵਿਸ਼ਣੂ ਵੀ ਯੋਧਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਸਜ ਰਹੇ ਸਨ ਕਿ ਉਨ੍ਹਾਂ 


ਨੂੰ ਵੇਖ ਕੇ ਦੇਵ-ਕੈਨਿਆਵਾਂ ਦਾ ਹੰਕਾਰ ਵੀ ਖ਼ਤਮ ਹੋ ਰਿਹਾ _ਸੀ।੧੪। 


੪੭੬ ਸੀ _ਦਸਮ-ਗੁੰਥ _ਸਾਹਿਬ 


ਇਤੈ ਦੈਤ ਬਾਂਕੇ ਉਤੇ ਦੇਵ ਸੋਹੈ। _ਦਿਤ੍ਯਾਦਿਤ ਜੂ ਜਾਨ ਕੋ ਮਾਨ ਮੋਹੈ। 
ਬਜੈ ਸਾਰ ਗਾੜੋ ਨਹੀ ਭਾਜ ਜਾਵੈ। ਦੁਹੂੰ ਓਰ ਤੇ ਖਿੰਗ ਖਤ੍ਰੀ ਨਚਾਵੈ। _੧੫। 


ਪਰਿਯੋ ਲੋਹ ਗਾੜੋ ਤਹਾ ਭਾਤਿ ਐਸੀ। ਮਨੋ ਕਰਾਰ ਕੇ ਮੇਘ ਕੀ ਬ੍ਰਿਸਟਿ ਜੈਸੀ। 
ਹਠਿਯੋ ਹਾਥ ਮੈ ਸੂਲ ਕੋ ਸੂਲ ਲੈ ਕੈ। ਤਿਸੀ ਛੇਤ੍ਰ ਛਤ੍ਰੀਨ ਕੋ ਛਿਪੂ ਛੈ ਕੈ। ੧੬। 


ਬਜਿਯੋ ਰਾਗ ਮਾਰੂ ਤਿਸੀ ਖੇਤ ਭਾਰੋ। ਕਿਸੀ ਕਾਜ ਜੋ ਥੋ_ਨ ਸੋਊ ਪਧਾਰੋ। 
ਲਰੇ ਬਾਲ ਔ ਬ੍ਰਿਧ ਜੂ ਆ ਰਿਸੈ ਕੈ। ਗਏ ਪਾਕ ਸਾਹੀਦ ਯਾਕੀਨ ਹੂ ਕੈ। ੧੭। 


ਡਿਮਿ ਡਿਮਿ ਡਿਮਿ ਡਾਮਰੂ ਡਮਕਹਿੰ। __ਅਸਿ ਅਨੇਕ _ਹਾਥਨ ਮਹਿੰ ਦਮਕਹਿੰ। 
ਕਟਿ ਕਟਿ ਮਰੇ ਬਿਕਟ ਭਟ ਰਨ ਮੈ। ਰਿਝਿ ਰਿਝਿ ਬਰੈ ਬਰੰਗਨਨ ਮਨ ਮੈ। ੧੮। 


ਲਹ _ਲਹ ਕੋਟਿ ਧੁਜਾ ਫਹਰਾਵੈ। ਸੂਰਜ ਚੰਦੂ ਨ ਦੇਖੇ ਜਾਵੈ। 
ਕਹਕ _ਕਹਕ _ਤਹ _ਕਰੈ _ਮਸਾਨਾ। _ਨਾਚੇ _ਬਾਜੇ ਜੁਝਊਆ ਜ੍ਹਾਨਾ। ੧੯। 


ਦਾਹਾਰਾ 
ਪਰਸ ਪਾਸ ਅਸਿ ਬਜੂ _ਭੇ ਬਰਿਸੇ ਬ਼ਿਸਿਖ ਬਿਸੇਖ। 
ਘਾਯਲ _ਸਕਭੁ _ਸੂਰਾ ਭਏ ਜੂਝਤ ਭਏ ਅਸੇਖ। ੨0। 
ਭਾਲ਼ੰਨਾ ਛੰਦ 
ਮਹਾ ਜੁਧ ਕੈ ਕੈ ਸਭੈ ਦੇਵ ਹਾਰੇ। ਤ੍ਰਿਯਾ ਪਤਿਬ੍ਰਤਾ ਤੇ ਨ ਜਾਵੈ ਸੰਘਾਰੇ। 
ਗਏ ਜੂਝ ਜੋਧਾ ਮਹਾ ਐਠਿਯਾਰੇ। _ਰਹੇ ਤੇ ਚਹੂੰ ਓਰ ਐ ਕੈ ਹਕਾਰੇ। ੨੧। 


ਕਹਾ ਜਾਤ ਦੇਵੇਸ ਜਾਨੇ ਨ ਦੈ ਹੈ। ਇਸੀ ਛੇਤੁ ਮੈ ਮਾਰਿ ਕੈ ਤੋਹਿ ਲੈ ਹੈ। 
ਮੰਡੇ ਬੀਰ ਬਾਨਾਨ ਬਾਜਾਨ ਲੈ ਕੈ। _ ਮਹਾ ਕੋਪ ਕੀ ਚਿਤ ਕੋ ਓਪ ਦੈ ਕੈ। ੨੨। 


ਤਬੈ _ਬਿਸਨ ਜੂ ਮੰਤਰ ਐਸੇ _ਬਿਚਾਰਿਯੋ। _ਸਭੈ _ਦਾਨਵਾਨੇਸ ਕੋ ਭੇਸ ਧਾਰਿਯੋ। 
ਜਿਸੀ ਬਾਗ ਮੈ ਨਾਰ ਬ੍ਰਿੰਦਾ ਬਿਰਾਜੈ। ਲਖੇ ਜਾਹਿ ਕੰਦੂਪ ਕੋ _ਦਰਪੁ ਭਾਜੈ। ੨੩। 


ਦੰਹਰਾ 
ਜਾਲੰਧਰ ਕੇ _ਭੋਸ ਧਰਿ ਤਹਾ ਪਹੂੰਚ੍ਯੋ ਜਾਇ। 
ਪਤਿ ਕੋ ਰੂਪ ਪਛਾਨਿ ਕੈ ਰੀਝਤ ਭਈ ਸੁ ਭਾਇ। ੨੪। 
ਦੱਪਲ? 
ਭਾਤਿ _ਭਾਤਿ ਤਿਹ ਸਾਥ _ਬਿਹਾਰਿਯੋ। ਸਭ _ਕੰਦੂਪ ਕੋ __ਦਰਪੁ ਨਿਵਾਰਿਯੋ। 
ਉਤੈ ਜੁਧ ਜੋ _ਭਯੋ _ਸੁਨਾਊ। ਤਾ ਤੇ ਤੁਮਰੇ ਹਿਿਦੈ ਸਿਰਾਊ। ੨੫। 


ਚਰਿਤ੍ਰ ਪਾਖਿਆਨ ੪੭੭ 


ਇਧਰ ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਸ਼ੋਭ ਰਹੇ ਹਨ, ਮਾਨੋ ਦਿਤੀ ਅਤੇ ਅਦਿਤੀ 
ਦੇ ਮਨ ਨੂੰ ਮੋਹ ਰਹੇ ਹੋਣ। (ਦੋਹਾਂ ਪਾਸਿਓਂ) ਬਹੁਤ ਲੋਹਾ ਵਜ ਰਿਹਾ ਹੈ ਅਤੇ (ਕੋਈ ਵੀ) 
ਭਜ ਕੇ ਨਹੀਂ ਜਾ _ਰਿਹਾ। ਦੋਹਾਂ ਪਾਸਿਆਂ ਤੋਂ ਛਤ੍ਰੀ ਘੋੜੇ _ਨਚਾ _ਰਹੇ _ਹਨ।੧੫। 

ਉਥੇ ਲੋਹਾ ਬਹੁਤ ਜ਼ੋਰ ਨਾਲ ਇਸ ਤਰ੍ਹਾਂ ਵਜ ਰਿਹਾ ਸੀ, ਮਾਨੋ ਅਸੂ ਦੇ ਮਹੀਨੇ ਦੀ 
ਬਰਖਾ ਵਰਗਾ _ਹੋਵੇ। ਹਠੀ ਸ਼ਿਵ ਹੱਥ ਵਿਚ ਚੰਗੀ ਤਰ੍ਹਾਂ ਤ੍ਰਿਸ਼ੂਲ ਨੂੰ ਲੈ ਕੇ ਉਸ ਖੇਤਰ ਵਿਚ 
ਜਲਦੀ _ਨਾਲ ਸੂਰਮਿਆਂ ਨੂੰ ਮਾਰਨ _ਉਤੇ _ਤੁਲਿਆ ਹੋਇਆ _ਹੈ।੧੬। 

ਉਸ _ਰਣ-ਖੇਤਰ ਵਿਚ _ਮਾਰੂ _ਰਾਗ _ਵਜਿਆ ਹੈ। ਜਿਹੜੇ ਕਿਸੇ ਕੰਮ ਦੇ 
ਉਹੀ (ਉਥੋਂ) ਭਜੇ ਸਨ। ਬਾਲਕ ਅਤੇ ਬਿਰਧ ਸਾਰੇ ਗੁੱਸੇ ਵਿਚ ਆ ਕੇ ਲੜ ਰਹੇ 
ਨਿਸਚੇ ਹੀ ਪਵਿਤ੍ਰ ਸ਼ਹੀਦ ਹੋ ਕੇ ਗਏ _ਹਨ।੧੭। 

ਡਮ ਡਮ ਕਰ ਕੇ ਡਮਰੂ ਵਜ ਰਿਹਾ ਹੈ ਅਤੇ ਅਨੇਕ ਹੱਥਾਂ ਵਿਚ ਤਲਵਾਰਾਂ ਚਮਕ 
ਰਹੀਆਂ _ਹਨ। _ਬਹੁਤ ਤਕੜੇ _ਸੂਰਮੇ ਯੁੱਧ _ਵਿਚ ਕਟ ਕਟ ਕੇ ਮਰ ਰਹੇ _ਹਨ। ਉਨ੍ਹਾਂ `ਨੂੰ 
ਅਪੌਂਛਰਾਵਾਂ ਰੀਝ _ਰੀਝ _ਕੇ ਵਰ ਰਹੀਆਂ _ਹਨ।੧੮। 

ਲਹਿ _ਲਹਿ ਕਰਦੀਆਂ ਕਰੋੜਾਂ _ਧੁਜਾਵਾਂ _ਫਹਿਰਾ ਰਹੀਆਂ _ਹਨ। _(ਉਹ _ਇਤਨੀਆਂ 
ਅਧਿਕ _ਹਨ ਕਿ) ਸੂਰਜ ਅਤੇ ਚੰਦਰਮਾ ਵੀ ਦਿਸ ਨਹੀਂ _ਪੈਂਦੇ। ਉਥੇ _ਮਸਾਣ (ਪ੍ਰੇਤ) ਕਹਿ 
ਕਹਿ ਕਰ ਰਹੇ ਹਨ ਅਤੇ _ਵਾਜਿਆਂ ਦੀ ਸੁਰ ਨਾਲ ਨਚਦੇ ਹੋਏ ਸੂਰਮੇ ਜੂਝ _ਰਹੇ _ਹਨ।੧੯। 
ਦੰਹਰਾ 

ਪਰਸਿਆਂ, ਪਾਸਾਂ, ਤਲਵਾਰਾਂ, _ਬਜੂ _ਬਾਣਾਂ ਦੀ ਵਿਸ਼ੇਸ਼ ਬਰਖਾ _ਹੋਈ ਹੈ। _ਸਾਰੇ ਸੂਰਮੇ 
ਘਾਇਲ ਹੋਂ _ਗਏ ਹਨ ਅਤੇ _ਬੇਹਿਸਾਬੇ ਸ਼ਹੀਦ ਹੋ _ਗਏ _ਹਨ।੨0। 
ਭਾਲੰਨਾ ਛੰਦ 

ਮਹਾਨ ਯੁੱਧ _ਕਰ ਕੇ ਸਾਰੇ ਦੇਵਤੇ ਹਾਰ ਗਏ ਅਤੇ _ਪਤਿਬੂਤਾ ਇਸਤਰੀ (ਵਾਲਾ ਹੋਣ 
ਕਰ ਕੇ ਜਲੰਧਰ) ਮਾਰਿਆ ਨਹੀਂ ਜਾ ਰਿਹਾ ਹੈ। ਬਹੁਤ ਹੈਂਕੜ ਵਾਲੇ ਯੋਧੇ ਜੂਝ _ਮਰੇ _ਹਨ। 
ਜੋ ਰਹਿ ਗਏ ਹਨ, ਉਹ ਚੌਹਾਂ ਪਾਸਿਆਂ ਤੋਂ ਆ ਕੇ ਲਲਕਾਰੇ ਮਾਰ ਰਹੇ _ਹਨ।੨੧। 

(ਦੈਂਤ ਕਹਿਣ ਲਗੇ!) ਹੇ ਇੰਦਰ! ਕਿਥੇ ਜਾਂਦਾ ਹੈਂ, (ਅਸੀਂ) ਜਾਣ ਨਹੀਂ ਦੇਣਾ। ਇਸੇ 
ਰਣਖੇਤਰ ਵਿਚ ਤੈਨੂੰ ਮਾਰ ਲੈਣਾ ਹੈ। ਸੂਰਮੇ ਘੋੜਿਆਂ ਅਤੇ ਬਾਣਾਂ ਨੂੰ ਲੈ ਕੇ ਡਟੇ ਹੋਏ ਹਨ। 
ਮਨ ਵਿਚ ਬਹੁਤ ਗੁੱਸਾ ਕਰ ਕੇ ਸ਼ੋਭਾ ਵਧਾਈ ਹੋਈ ਹੈ।੨੨। 

ਤਦੋਂ ਵਿਸ਼ਣੂ ਨੇ (ਮਨ ਵਿਚ) ਇਹ ਵਿਚਾਰ ਕੀਤਾ ਅਤੇ ਜਲੰਧਰ ਦੈਂਤ ਦਾ ਸਾਰਾ 
ਧਾਰਨ _ਕਰ _ਲਿਆ। ਜਿਸ ਬਾਗ਼ ਵਿਚ ਬ੍ਰਿੰਦਾ ਇਸਤਰੀ ਬੈਠੀ ਹੋਈ ਸੀ ਅਤੇ ਜਿਸ 
ਸਰੂਪ) ਨੂੰ ਵੇਖ ਕੇ ਕਾਮ ਦੇਵ ਦਾ ਘਮੰਡ ਵੀ ਨਸ਼ਟ ਹੋ ਰਿਹਾ ਸੀ।੨੩। 


ਫ਼ 


07 


ਚੱਪਾਣ 

(ਵਿਸ਼ਣੂ ਨੇ _ਜਲੰਧਰ ਰੂਪ ਵਿਚ) ਉਸ _ਨਾਲ ਭਾਂਤ ਭਾਂਤ _ਦਾ ਵਿਹਾਰ _ਕੀਤਾ ਅਤੇ 
ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ। ਉਥੇ ਜੋ ਯੁੱਧ ਹੋਇਆ , ਉਸ ਨੂੰ ਸੁਣਾਉਂਦਾ 
ਹਾਂ, ਜਿਸ ਕਰ ਕੇ ਤੁਹਾਡੇ ਹਿਰਦੇ ਨੂੰ ਪੁਸੰਨ ਕਰਦਾ ਹਾਂ।੨੫। 


੪੭੮ 


ਸੀ _ਦਸਮ-ਗੁੰਥ _ਸਾਹਿਬ 


ਭਾਲ਼ੰਨਾ ਛੰਦ 
ਉਤੈ ਦੈਤ ਬਾਂਕੈ ਇਤੈ ਦੇਵ ਆਛੇ। ਲਏ ਸੂਲ _ਸੈਥੀ ਸਭੈ ਕਾਛ ਕਾਛੇ। 
ਮਹਾ ਨਾਦ ਮਾਰੂ _ਤਿਸੀ ਖੇਤ _ਬਾਜੇ। _ਦਿਤ੍ਯਾਦਿਤ ਗਾੜੇ _ਦੁਹੂੰ ਓਰ _ਗਾਜੇ। _੨੬। 


ਮਹਾ ਕੋਪ ਕੈ ਕੈ ਕਹੂੰ ਬੀਰ ਜੂਝੇ। _ਪਰੇ _ਭਾਤਿ ਐਸੀ ਨਹੀ ਜਾਤ ਬੂਝੇ। 
ਕਹੂੰ ਰਾਜ ਬਾਜੀ ਜਿਰਹ ਬੀਰ _ਭਾਰੀ। ਕਹੂੰ ਤੇਗ ਔ ਤੀਰ ਕਾਤੀ ਕਟਾਰੀ। ੨੭। 


ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ। ਕਹੂੰ _ਜ੍ਹਾਨ ਜੇਬੇ ਸੁ ਕਾਤੀ ਕਟਾਰੀ। 
ਕਹੂੰ ਸੂਲ ਸੈਥੀ ਗਿਰੀ ਭੂਮਿ ਐਸੀ। _ਦਿਪੈ ਚਾਰ ਸੋਭਾ ਮਹਾ ਜ੍ਰਾਲ ਜੈਸੀ। ੨੮। 


ਦੱਪਲ? 
ਬ੍ਰਿੰਦਾ ਕੋ ਪ੍ਰਥਮੈ ਸਤ _ਟਾਰਿਯੋ। _ਤਾ ਪਾਛੈ ਜਾਲੰਧਰ _ਮਾਰਿਯੋ। 
ਬੁਹਰੋ ਰਾਜ ਆਪਨੋ ਲਿਯੋ। ਸੁਰ ਪੁਰ ਮਾਝ ਬਧਾਵੋ ਕਿਯੋ। ੨੯। 
ਦੰਹਾਰਾ 
ਇਹ ਚਰਿਤਰ ਸੌਬਿਸਨ ਜੂ ਬ੍ਰਿੰਦਾ ਕੋ ਸਤ ਟਾਰਿ। 
ਆਨਿ ਰਾਜ _ਅਪਨੋ ਲਯੋ _ਜਾਲੰਧਰ ਕਹ _ਮਾਰਿ। ੩0। ੧। 


/ਏੱਤਾ ਗੰ ਗਾਰੇਤ੍ਰਾ ੫ਖ੍ਹਯਾਨੇ ਪਰਖ ਲਾਹੇੜ੍ਹੇ ਮੰਨੀ ਭੂਪ ਅੰਭਾਦੇ /ਟਕਾ ਸੋਂ ਨਵੇਂ ਲਾਂਰਤੂ ਸਆਮਤਮ 
ਡੇ ਸੁਭਮ ਸਤ _9੨6/ ੨੩੬੨੪ %ਫਲੰ/ 


ਚੱਪਣਾ 
ਜਹਾਂਗੀਰ ਜਬ _ਤਖਤ _ਸੁਹਾਵੈ। ਬੁਰਕਾ ਪਹਿਰਿ ਨਾਰਿ ਇਕ _ਆਵੈ। 
ਖੀਸੇ ਕਾਟਿ ਬਹੁਨ ਕੇ ਲੇਈ। ਨਿਜ ਮੁਖ ਕਿਸੂ ਨ ਦੇਖਨ ਦੇਈ। ੧। 
ਤਾ ਕੋ ਭੇਦ ਏਕ ਨਰ ਪਾਯੋ। ਔਰ ਨ_ਕਾਹੂੰ ਤੀਰ ਜਤਾਯੋ। 
ਪ੍ਰਾਤ ਭਏ ਆਈ ਤ੍ਰਿਯ ਜਾਨੀ। ਚਿਤ ਕੇ ਬਿਖੈ ਇਹੈ ਮਤਿ ਠਾਨੀ। ੨। 


ਪਨਹੀ ਹਾਥ _ਆਪਨੇ ਲਈ। ਅਧਿਕ ਮਾਰਿ ਤਾ ਤ੍ਰਿਯ ਕੌ ਦਈ। 
ਸਤਰ ਛੋਰਿ ਆਈ ਕ੍ਯੋ _ਚਾਰੀ। ਜੂਤਿਨ ਸੌ ਕਮਰੀ ਕਰਿ ਡਾਰੀ। ੩। 


ਦੰਹਰਾ 
ਕਮਰੀ ਕੈ _ਜੂਤਿਨ ਦਈ ਭੂਖਨ ਲਏ _ਉਤਾਰਿ। 
ਕਿਹ ਨਿਮਿਤ ਆਈ _ਇਹਾ ਐਸੇ ਬਚਨ _ਉਚਾਰਿ। ੪। 
ਦੱਖਣ? 
ਸਭਹੂੰ ਇਹੈ ਚਿਤ ਮੈ _ਜਾਨੀ। ਤਾ ਕੀ ਨਾਰਿ ਤ੍ਰਿਯਾ _ਪਹਿਚਾਨੀ। 
ਬਿਨੁ ਪੂਛੇ ਪਤਿ ਕੇ ਕ੍ਯੋ ਆਈ। ਜਾ ਤੇ ਆਜੁ ਮਾਰਿ ਤੈ ਖਾਈ। ੫। 


ਚਰਿਤ੍ਰ ਪਾਖਿਆਨ ੪੭੯ 


ਹੁ ਕੇ ਸੂਰਮੇ ਜੂਝ _ਰਹੇ _ਸਨ। ਇਸ ਤਰ੍ਹਾਂ ਡਿਗ ਰਹੇ ਹਨ ਕਿ 
ਜਾਂਦੇ। ਕਿਤੇ ਰਾਜੇ, ਘੋੜੇ, ਸੂਰਮੇ ਅਤੇ ਵੱਡੇ ਕਵਚ _(ਡਿਗੇ ਪਏ _ਹਨ) ਅਤੇ 
ਤੀਰ ਅਤੇ _ਕਾਤੀ-ਕਟਾਰੀ (ਪਈਆਂ _ਹਨ)।੨੭। 
ਟੋਪ ਟੁੱਟੇ ਪਏ ਹਨ, _ਕਿਤੇ ਭਾਰੀ ਵਾਜੇ ਵਜ ਰਹੇ ਹਨ, _ਕਿਤੇ ਜਵਾਨ ਸੂਰਮੇ 
ਕਾਤੀਆਂ _ਕਟਾਰੀਆਂ _ਨਾਲ _ਸ਼ੁਭਾਇਮਾਨ _ਹਨ। ਕਿਤੇ _ਸ਼ੂਲ _ਅਤੇ _ਸੈਹਥੀਆਂ ਇਸ ਤਰ੍ਹਾਂ ਭੂਮੀ 
ਉਤੇ _ਡਿਗੀਆਂ ਪਈਆਂ _ਹਨ ਕਿ ਉਨ੍ਹਾਂ ਦੀ ਸੁੰਦਰ ਸ਼ੋਭਾ _ਮਹਾਨ _ਜਵਾਲਾ _ਵਰਗੀ ਹੈ।੨੮। 
ਚੱਪਾਣ 

(ਵਿਸ਼ਲੂ ਨੇ) ਪਹਿਲਾਂ ਬ੍ਰਿੰਦਾ ਦਾ ਸੱਤ _ਭੰਗ _ਕੀਤਾ। ਉਸ ਪਿਛੋਂ _ਜਲੰਧਰ ਨੂੰ _ਮਾਰਿਆ। 
ਫਿਰ ਆਪਣਾ ਰਾਜ _ਹਾਸਲ _ਕੀਤਾ। ਸਵਰਗ _ਵਿਚ ਖੁਸ਼ੀ ਦੇ ਵਾਜੇ ਵਜਾਏ।੨੯। 
ਦੰਹਰਾ 

ਇਸ ਚਰਿਤੂ ਨਾਲ ਵਿਸ਼ਣੂ ਜੀ ਨੇ ਬ੍ਰਿੰਦਾ ਦਾ ਸੱਤ ਭੰਗ ਕੀਤਾ ਅਤੇ ਜਲੰਧਰ ਨੂੰ ਮਾਰ 
ਕੇ ਆਪਣਾ ਰਾਜ ਆ ਕੇ ਲਿਆ।੩0। 

/ਏਥੋਂ ਨੰ ਲਾਰਤੁੱਪ/ਨਆਨ ਦੇ ਘਰਲ਼ ਲਾਰਤਹ ਦੇ ਅੰਨੀ ਭੂਆ ਸੰਵਾਣ ਦੇ 9੨/ਵੇ' ਲਾਠਤੂ ਟੀ ਸਮਾਪਤੀ 
ਭਾ ਲਭ _ਹੈ/ _5੧2%/ ੨੩੬੨/ _ਜ਼ਲਦਾ/ 


ਚੱਪਣਾ 
ਜਦ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ _ਬਿਰਾਜਦਾ ਸੀ ਤਾਂ ਇਕ ਪਾ 
ਕੇ (ਦਰਬਾਰ ਵਿਚ) ਆਉਂਦੀ _ਸੀ। _(ਉਹ) ਬਹੁਤਿਆਂ ਦੀਆਂ ਜੇਬਾਂ ਕਟ ਲੈਂਦੀ ਸੀ, ਪਰ 
ਆਪਣਾ ਮੁਖ _ਕਿਸੇ ਨੂੰ ਵੇਖਣ ਨਹੀਂ ਦਿੰਦੀ _ਸੀ।੧। 
ਉਸ ਦਾ ਭੇਦ ਇਕ ਬੰਦੇ ਕਿਸੇ 
ਸਵੇਰ ਹੋਣ ਤੇ (ਉਸ) ਇਸਤਰੀ ਮਨ 
ਕੀਤੀ।੨। 
(ਉਸ ਨੇ) ਆਪਣੇ ਹੱਥ ਵਿਚ _ਜੁਤੀ ਪਕੜ _ਲਈ ਅਤੇ _ਉਸ ਇਸਤਰੀ 
ਮਾਰੀਆਂ। (ਇਹੀ ਕਹਿੰਦਾ ਰਿਹਾ ਕਿ ਤੂੰ) ਸਤਰ (ਪਰਦਾ) ਛਡ ਕੇ ਇਥੇ ਕਿਉਂ ਆਈ ਹੈਂ 
ਅਤੇ _ਜੁਤੀਆਂ ਮਾਰ ਮਾਰ ਕੇ ਉਸ ਨੂੰ ਕਮਲਾ ਕਰ ਦਿੱਤਾ।੩। 
ਦੰਹਰਾ 


ਪਤਾ ਚਲ _ਗਿਆ। ਪਰ 


॥੦੧੨ ॥2੧੨ 


ਮਨ ਵਿਚ ਇਹੀ ਸਮਝਿਆ ਕਿ ਇਹ ਇਸਤਰੀ ਇਸ ਦੀ ਪਤਨੀ ਹੈ। (ਇਹ) 
ਪਤੀ ਦੇ ਪੁੱਛੇ ਬਿਨਾ ਕਿਉਂ ਆਈ ਹੈ। ਇਸ ਲਈ ਉਸ ਨੇ ਅਜ ਮਾਰ ਖਾਈ ਹੈ।੫। 


੪੮0 


ਸੀ _ਦਸਮ-ਗੁੰਥ _ਸਾਹਿਬ 


ਲੋ ਤਾਹਿ ਤ੍ਰਿਯਹਿ ਸੁਧਿ ਆਈ। ਤਬ ਲੌ ਗਯੋ ਵਹ ਪੁਰਖ ਲੁਕਾਈ। 
ਤਾ ਤੇ ਤ੍ਰਸਤ ਨ ਤਹ ਪੁਨਿ ਗਈ। ਚੋਰੀ ਕਰਤ ਹੁਤੀ ਤਜਿ ਦਈ। ੬। ੧। 


/ਏੱਤਾ ਡਾ ਗਾਰੇੜ੍ਹ ਘਖੂਯਾਨੇ ਪਰਸ ਲਾਠੇੜ੍ਹਂ ਮਤਾਂ ਝੂਪ ਸੰਠਾਦੇ /ਏਕਾ ਨੌਂ /ਏਕੀਸ਼ਵੇ ਲੰਹੇੜ੍ਹ ਸ਼ਮਪਤਨਆ 


ਗਤ ਲੜਨ ਸਤ? _9੨5/ ੨੩੬੮੭ #ਫਲੰ/ 
ਚੱਪਣਾ 


ਅਭੈ ਸਾਂਡ ਰਾਜਾ ਇਕ ਭਾਰੋ। _ਕਹਲੂਰ ਕੇ ਦੇਸ ਉਜਿਯਾਰੋ। 
ਖਾਨ _ਤਤਾਰ ਖੇਤ ਤਿਨ ਮਾਰਿਯੋ। _ਨਾਕਨ ਕੋ ਕੂਆ ਭਰ ਡਾਰਿਯੋ। _੧। 


ਤਾ ਪੈ ਚੜੇ ਖਾਨ ਰਿਸਿ ਭਾਰੇ। ਭਾਤਿ ਭਾਤਿ ਤਿਨ ਨ੍ਰਿਪਤਿ ਸੰਘਾਰੇ। 
ਹਾਰੇ _ਸਭੈ ਉਪਾਇ _ਬਨਾਯੋ। _ਛਜੂਅਹਿ _ਗਜੂਅਹਿ ਖਾਨ _ਬੁਲਾਯੋ। _੨। 


ਕਾਂਖ _ਬਿਥੈ ਕਬੂਤਰ ਇਕ ਰਾਖਿਯੋ। _ਤਿਨ ਸੋ ਬਚਨ _ਬਕਤ੍ਰ _ਤੇ _ਭਾਖਿਯੋ। 
ਯਾ ਨ੍ਰਿਪ ਕੋ ਜੁ ਬੁਰਾ ਕੋਊ ਕਰਿ ਹੈ। ਤਾ ਕੋ ਪਾਪ ਮੂਡ ਇਹ ਪਰਿ ਹੈ। ੩। 


ਯਹ ਸੁਨਿ ਬਚਨ ਮਾਨਿ ਤੇ ਗਏ। ਭੇਦ ਅਭੇਦ ਨ ਚੀਨਤ _ਭਏ। 
ਜਾਇ ਰਾਵ ਪੂਤਿ ਯਹੈ ਉਚਾਰੋ। ਤਵ ਦੇਖਨ ਕੌ _ਹਿਯੋਂ ਹਮਾਰੋ। ੪। 
ਮੀ ਗਹਿ ਜੀ ਦਿ 0 ਚ ਜੀ ਵਿਜੈ 
ਤਿਨ ਆਯੂਧ ਦੇਖਨ ਕੌ ਲਏ। ਹਾਥੋ ਹਾਥ _ਕਾਢਿ ਕੈ ਦਏ। ੫। 


ਆਸਯੁਧੁ _ਕਾਢਿ ਐਸ ਬਿਧਿ ਦਏ। ਜੋਰੇ ਏਕ _ਬਨਾਵਤ _ਭਏ। 
ਜਾ ਕੀ ਬਾਂਹ ਸੀਵਿ ਦੋਊ ਲੀਨੀ। __ ਬਿਨੁ _ਬਾਂਧੋ _ਮੁਸਕੈ ਜਨ ਦੀਨੀ। ੬। 


ਏਕ ਭਾਟ ਕੌ ਭੇਦ ਬਤਾਯੋ। ਰਾਜਾ ਕੇ ਮੁਖ ਧੈ ਕਹਾਯੋ। 


ਜੋ ਸਭ ਸਸਤੂ ਦੈ ਮੁਝ ਡਾਰੇ। ਤੌ ਦਾਤਾ ਤੂ ਜਾਨ ਹਮਾਰੈ। ੭। 


ਯਹ ਸੁਨਿ ਨ੍ਰਿਪਤਿ ਸਸਤੁ ਦੈ ਡਾਰੇ। ਹੋਰ ਰਹੇ ਮੰਤ੍ਰੀਨ ਨਿਵਾਰੇ। 
ਜਾਨ੍ਯੋ ਨ੍ਰਿਪਤਿ _ਨਿਰਾਯੁਧ _ਭਯੋ। _ਬਾਗੋ__ਆਨਿ _ਤਾਹਿ _ਪਹਿਰਯੋ। _੮। 


ਦੰਹਾਰਾ 
ਸੋ _ਬਾਗੋ _ਪਹਿਰਿਯੋ ਨ੍ਰਿਪਤਿ ਬਾਹ _ਕਢੀ ਨਹਿ _ਜਾਹਿ। 
ਤੀਰ ਖਾਨ ਠਾਢੋਂ ਹੁਤੋ ਮੁਸਕੈ ਲਈ ਚਰਾਇ। ੯। 
ਦੱਖਣ? 
ਸੁੰਦਰ ਰਾਜ ਪੁਤ੍ਰ ਤਹ _ਭਾਰੋ। ਤੁਰਤ ਤੇਗ ਕਹ ਤਾਹਿ _ਸੰਭਾਰੋਂ। 
ਤਮਕਿ ਵਾਰ ਤਾ ਤੁਰਕਹਿ _ਕਿਯੋ। _ਬਾਹਨ ਦੁਹੂੰ ਦੁਧਾ ਕਰਿ ਦਿਯੋ। _੧0। 


ਚਰਿਤ੍ਰ ਪਾਖਿਆਨ ੪੮੧ 


ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ, ਤਦ ਤਕ ਉਹ ਪੁਰਸ਼ ਲੁਕ ਗਿਆ। ਉਸ ਦੇ 
ਤੋਂ ਉਹ ਫਿਰ (ਉਥੇ) ਨਹੀਂ ਗਈ। (ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ।੬। 


/ਏਥੋਂ ਨੰ ਲਾਠਤੁੱਪ/ਨਆਨ ਦੇ ਘਰਲ਼ ਲਾਠਤ੍ਹ ਦੇ ਅੰਤਾਂ ਭੂਪ ਸੰਵਾਣ ਦੇ 9੨5ਵੈ' ਲਾੰਠਤਹ ਦੀ ਸਮਾਪਤੀ 
ਅਠ ਡਭ_ਹੈ/ _ ੧25/ ੨੩੬੮/ _ਰਲਟਾ/ 


ਚੱਪਾਣ 

ਅਭੈ ਸਾਂਡ ਨਾਂ ਦਾ ਇਕ ਵੱਡਾ ਰਾਜਾ _ਸੀ। (ਉਹ) ਕਹਿਲੂਰ ਦੇਸ਼ ਵਿਚ ਬਹੁਤ ਪ੍ਰਸਿੱਧ 
ਸੀ। ਉਸ ਨੇ ਤਤਾਰ ਖ਼ਾਨ ਨੂੰ ਯੁੱਧ ਵਿਚ ਮਾਰਿਆ (ਅਤੇ ਉਸ ਦੇ ਸੈਨਿਕਾਂ ਨੂੰ ਮਾਰ ਮਾਰ ਕੇ) 
ਖੂਹ ਨੂੰ _ਨਕੋ ਨਕ _ਭਰ _ਦਿੱਤਾ।੧। 

ਉਸ ਉਤੇ ਕ੍ਰੋਧਿਤ ਹੋ ਕੇ ਖਾਨ ਚੜ ਆਏ ਅਤੇ ਉਨ੍ਹਾਂ ਨੂੰ ਰਾਜੇ ਨੇ ਕਈ ਢੇਗਾਂ ਨਾਲ 
ਮਾਰ ਦਿੱਤਾ। ਜਦੋਂ ਸਭ _ਹਾਰ ਗਏ ਤਾਂ ਇਕ ਉਪਾ ਕੀਤਾ। ਛਜੂ ਅਤੇ ਗਜੂ (ਨਾਂ ਦੇ ਵਜ਼ੀਰਾਂ 
ਨੂੰ) ਖਾਨ ਨੇ _ਬੁਲਾਵਇਆ।੨। 

ਕੱਛ ਵਿਚ ਇਕ ਕਬੂਤਰ ਰਖ ਲਿਆ ਅਤੇ ਉਨ੍ਹਾਂ ਨਾਲ ਮੂਹੋਂ _ਬੋਲਿਆ। 
ਦਾ ਕੋਈ ਬੁਰਾ ਕਰੇਗਾ, _ਉਸ ਦੇ ਸਿਰ ਉਤੇ ਪਾਪ _ਚੜ੍ਹੇਗਾ।੩। 

ਇਹ ਗੱਲ ਸੁਣ ਕੇ ਸਾਰੇ ਮੰਨ ਗਏ ਅਤੇ ਵਿਚਲੇ ਭੇਦ ਨੂੰ ਕੋਈ ਸਮਝ ਨ __ਸਕਿਆ। 
ਜਾ ਕੇ ਰਾਜੇ ਨੂੰ (ਸਾਡੇ ਵਲੋਂ) ਇਹ ਕਹੋ ਕਿ ਤੁਹਾਨੂੰ `ਦੇਖਣ ਤੇ ਸਾਡਾ ਮਨ _ਕਰਦਾ_ਹੈ।੪। 


ਇਹ ਬੋਲ ਸੁਣ ਕੇ ਰਾਜਾ ਉਥੇ ਆਇਆ। _(ਉਸ ਨੂੰ) ਚਾਰ ਚਾਰ ਦੀਆਂ ਚੌਕੀਆਂ 
ਵਿਚ ਬਿਠਾ _ਦਿੱਤਾ। ਉਨ੍ਹਾਂ ਦੇ ਹਥਿਆਰ ਵੇਖਣ ਲਈ ਲਏ। (ਰਾਜੇ ਨੇ) ਹੱਥੋਂ ਹੱਥ ਕਢ ਕੇ 
ਦੇ ਦਿੱਤੇ।੫। 

ਉਸ ਨੇ ਇਸ ਤਰ੍ਹਾਂ ਸ਼ਸਤ੍ਰ ਕਢ ਕੇ ਦਿੱਤੇ ਕਿ (ਉਨ੍ਹਾਂ ਦੇ) ਜੋੜੇ ਬਣਾਉਣ ਲਗ 
ਗਏ। _ਉਸ ਦੀਆਂ ਦੋਵੇਂ ਬਾਂਹਵਾਂ ਇਸ ਤਰ੍ਹਾਂ ਸੀ ਲਈਆਂ ਮਾਨੋ ਬਿਨਾ _ਬੈਨ੍ਹਿਆਂ ਹੀ ਮੁਸ਼ਕਾਂ 
ਕਸ ਦਿੱਤੀਆਂ ਹੋਣ।੬। 

ਇਕ ਭਾਟ ਨੂੰ ਭੇਦ ਦਸ ਕੇ ਰਾਜੇ ਦੇ ਮੁਖ ਉਤੇ ਇਹ ਅਖਵਾਇਆ ਕਿ ਜੇ ਤੁਸੀਂ ਸਾਰੇ 
ਸ਼ਸਤਰ ਮੈਨੂੰ ਦੇ ਦਿਓ ਤਾਂ ਤੁਸੀਂ (ਆਪਣੇ ਆਪ ਨੂੰ) ਸਾਡਾ _ਦਾਤਾ _ਸਮਝੋ।੭। 

ਇਹ ਸੁਣ ਕੇ ਰਾਜੇ ਨੇ ਸ਼ਸਤ੍ਰ ਦੇ ਦਿੱਤੇ। ਮੰਤ੍ਰੀ ਹੋੜਦੇ ਰਹੇ, ਪਰ (ਉਹ ਦੇਣੋ) ਨ 
ਟਲਿਆ। _ਜਦੋਂ ਰਾਜਾ _ਸ਼ਸਤ੍ਰ-ਹੀਨ ਹੋਇਆ ਜਾਣ ਲਿਆ ਤਾਂ ਉਸ ਨੂੰ ਬਸਤ੍ਰ (ਚੋਗਾ) ਪਵਾ 


ਜੋ ਇਸ ਰਾਜੇ 


.= 


ਉਸ ਚੋਗੇ ਨੂੰ ਪਾ ਕੇ ਰਾਜੇ ਤੋਂ ਬਾਂਹਵਾਂ ਬਾਹਰ ਕੱਢੀਆਂ ਨਹੀਂ ਜਾ ਰਹੀਆਂ ਸਨ। ਖਾਨ 


ਕੋਲ ਖੜੋਤਾ ਸੀ, ਉਸ ਨੇ ਮੁਸ਼ਕਾਂ ਕਸ ਚਿੱਤੀਆਂ।੯। 
ਚੱਪਾਣ 
(ਖ਼ਾਨ ਨੇ ਰਾਜੇ ਨੂੰ ਕਿਹਾ--) ਤੁਸੀਂ ਸੁੰਦਰ ਰਾਜ ਪੁੱਤਰ ਹੋ, ਵਹਿ ਪਦ ਤਹੀ ਤਲਿਦਾਰ 
ਦਾ ਵਾਰ ਸੰਭਾਲੋ। ਤਾਂ ਉਸ ਤੁਰਕ ਨੇ ਕ੍ਰੋਧ ਨਾਲ ਵਾਰ _ਕੀਤਾ ਅਤੇ 
ਬਾਂਹਵਾਂ ਦੋ ਦੋ ਟੋਟੇ ਕਰ _ਦਿੱਤੀਆਂ।੧0। 


੪੮੨ ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਏਕ ਰਾਵ _ਅਗਨਿਤ ਤੁਰਕ ਕਹ ਲਗਿ _ਲਰੈ _ਰਸਾਇ। 
ਸੁੰਦਰ ਕੋ ਰਾਜਾ ਭਏ ਮਾਰਤ ਭਏ _ਬਜਾਇ। _੧੧। 

ਦੱਪਲ? 
ਜਲ ਕੇ ਅਸ੍ਹ ਅਸੂ ਇਕ ਜਾਯੋ। ਸੋ _ਬਾਗਾ ਰਾਜੇ ਕੇ ਆਯੋ। 
ਚਰਵੇਦਾਰ ਤਾਹਿ ਲੈ _ਗਯੋ। ਭੇਦ _ਰਾਨਿਯਨ ਕੌ ਲੈ ਦਯੋ। _੧੨। 


ਦੰਹਰਾ 
ਕੁੰਕਮ ਦੇ ਘਨਸਾਰ ਦੇ ਯੌ _ਸੁਵਨਨ ਸੁਨਿ _ਪਾਇ। 
ਮਤੋ ਬੈਠਿ ਦੁਹੂੰਅਨ ਕਿਯੋ _ਜੂਝਿ ਮਰਨ ਕੇ _ਭਾਇ। ੧੩। 
ਹਮਰੇ ਪਤਿ ਲਰਿ ਮਰੇ ਸਮੁਹ ਬਦਨ ਬ੍ਰਿਣ ਖਾਇ। 
ਹਮ ਹੂੰ ਸਭ ਲਰਿ ਮਰੈ ਨਰ ਕੋ ਭੇਖ ਬਨਾਇ। ੧੪। 


0 ਤੋ 


ਚੱਘਣ/ 
ਯਹੈ ਮੰਤ੍ਰ _ਸਭਹੂੰਨ _ਬਿਚਾਰਿਯੋ। ਸਭ ਹੂੰ ਭੇਖ ਪੁਰਖ ਕੋ _ਧਾਰਿਯੋ। 
ਏਕ _ਦਿਸਾ ਕੁੰਕਮ ਦੇ ਗਈ। ਦੇ ਘਨਸਾਰ ਦੂਜ _ਦਿਸਿ ਭਈ। _੧੫। 
ਦੰਹਾਰਾ 
ਕੁੰਕਮ ਦੇ _ਘਨਸਾਰ ਦੇ ਦੋਊ ਅਨੀ _ਬਨਾਇ। 
ਦੁਹੂੰ ਓਰ _ਠਾਢੀ ਭਈ ਜੁਧ ਕਰਨ ਕੇ ਭਾਇ। ੧੬। 
ਚੱਲ? 
ਦੁਹੂੰ ਓਰ ਤੇ _ਸਸਤ੍ਰ _ਚਲਾਏ। ਦੁਹੂੰ ਓਰ _ਬਾਦਿਤ੍ਰ _ਬਜਾਏ। 
ਐਸੀ ਮਾਰਿ ਕ੍ਰਿਪਾਨਨ ਡਾਰੀ। ਏਕ ਨ _ਉਬਰੀ ਜੀਵਤ _ਨਾਰੀ। _੧੭। 
ਦੰਹਾਰਾ 
ਬਜੂ ਬਾਨ _ਬਿਛੂਆ _ਬਿਸਿਖ _ਬਰਖਿਯੋ ਲੋਹ _ਅਪਾਰ। 
ਸਭ ਅਬਲਾ ਜੂਝਤ ਭਈ ਏਕ ਨ _ਉਬਰੀ ਨਾਰਿ। ੧੮। 
ਚੱਘਣ?/ 
ਬਰਛੀ _ਦੁਹੁੰ _ਦੋਫਲੀ _ਲੀਨੀ। _ਦੁਹੂੰਅਨ ਵਹੈ ਉਦਰ _ਮੈ _ਦੀਨ। 
ਤਿਹ ਕੋ _ਝਾਗਿ _ਕਟਾਰਿਨ ਲਰੀ। ਦੋਊ ਜੂਝਿ ਖੇਤ ਮੈ ਪਰੀ। ੧੯। 


ਦੰਹਰਾ 
ਸਤ੍ਨ ਸੌ ਬਾਲਾ _ਲਰੀ ਪ੍ਰੀਤਿ ਪਿਯਾ ਕੀ _ਮਾਨਿ। 
ਪਤਿ ਕੋ ਪਾਵਤ ਭਈ ਸੁਰਪੁਰ _ਕਿਯੋ __ਪਯਾਨ। _੨0। 
ਪ੍ਰੀਤਿ ਪਿਯਾ ਕੀ ਜੇ ਲਰੀ ਧੰਨਿ ਧੈਨਿ ਤੇ ਨਾਰਿ। 
ਪੂਰਿ ਰਹਿਯੋ ਜਸੁ ਜਗਤ ਮੈ ਸੁਰ ਪੁਰ ਬਸੀ _ਸੁਧਾਰਿ। ੨੧। 


ਚਰਿਤ੍ਰ ਪਾਖਿਆਨ ੪੮੩ 


ਦੰਹਰਾ 
ਰਾਜਾ ਇਕ ਇਕੱਲਾ 
ਸੁੰਦਰ 


ਅਤੇ _ਤੁਰਕ ਅਣਗਿਣਤ ਸਨ, (ਉਹ) ਗੁੱਸੇ ਵਿਚ ਹੋਕੇ 
ਕਦ ਤਕ _ਲੜਦਾ। ਨੂੰ 


ਸੀ 

ਰਾਜੇ ਲਲਕਾਰ _ਲਲਕਾਰ _ਕੇ _ਮਾਰ _ਦਿੱਤਾ।੧੧। 
ਚੱਪਣਾ 
ਦਰੀਆਈ ਘੋੜੇ ਤੋਂ ਪੈਦਾ ਹੋਇਆ ਇਕ ਘੋੜਾ ਸੀ। ਉਹ ਰਾਜੇ ਦਾ ਚੋਗਾ ਲੈ ਕੇ 
ਆਇਆ। _ਚਰਵਾਹੇ ਉਸ ਨੂੰ ਉਥੇ (ਰਾਜ ਮਹੱਲ ਵਿਚ) ਲੈ ਗਏ ਅਤੇ ਰਾਣੀਆਂ ਨੂੰ ਰਾਜੇ ਦੀ 
ਸਥਿਤੀ ਦਾ ਭੇਦ ਦਸ ਦਿੱਤਾ।੧੨। 
ਦੰਹਾਰਾ 


ਕੰਕਮ ਦੇਵੀ ਅਤੇ _ਘਨਸਾਰ ਦੇਵੀ ਨੇ (ਸਾਰੀ ਗੱਲ) ਕੰਨਾਂ ਨਾਲ ਸੁਣ ਲਈ। ਦੋਹਾਂ ਨੇ 
ਲੜਾਈ _ਵਿਚ ਜੂਝ _ਮਰਨ _ਦਾ _ਮਤਾ _ਪਕਾਇਆ।੧੩। _ਜੇ ਸਾਡਾ _ਪਤੀ ਸਾਹਮਣੇ ਜ਼ਖ਼ਮ ਖਾ 
ਕੇ ਲੜ ਮਰਿਆ ਹੈ ਤਾਂ ਅਸੀਂ ਵੀ ਮਰਦਾਵਾਂ ਭੇਸ _ਬਣਾ ਕੇ ਲੜ _ਮਰਾਂਗੀਆਂ।੧੪। 


ਚੱਪਲਾਂ 

ਇਹ ਵਿਉਂਤ ਸਭ _ਨੇ _ਵਿਚਾਰੀ। _ਸਭ _ਨੇ _ਮਰਦਾਵਾਂ ਭੇਸ ਬਣਾਇਆ। ਇਕ ਦਿਸ਼ਾ 
ਵਲ ਕੁੰਕਮ ਦੇਈ ਚਲੀ ਗਈ _ਅਤੇ _ਘਨਸਾਰ _ਦੇਈ ਦੂਜੇ ਪਾਸੇ ਵਲ _ਚਲ _ਪਈ।੧੫। 
ਦੰਹਰਾ 


ਕੰਕਮ ਦੇਈ ਅਤੇ _ਘਨਸਾਰ ਦੇਈ ਨੇ ਆਪਣੀ ਸੈਨਾ ਤਿਆਰ ਕਰ _ਲਈ। ਯੁੱਧ ਕਰਨ 
ਲਈ ਦੋਹਾਂ ਪਾਸਿਆਂ ਤੇ _ਡਟ _ਗਈਆਂ।੧੬। 
ਚੱਪਣਾ 
ਦੋਹਾਂ ਪਾਸਿਆਂ ਤੋਂ ਸ਼ਸਤਰ _ਚਲੇ। ਦੋਹਾਂ ਪਾਸਿਆਂ ਤੋਂ ਵਾਜੇ ਵਜੇ। ਕ੍ਰਿਪਾਨਾਂ ਦੀ ਅਜਿਹੀ 
ਵੀ ਜੀਉਂਦੀ ਨਹੀਂ __ਬਚੀ।੧੭। 


ਫੂਆ, _ਤੀਰ ਆਦਿ _ ਬੇਸ਼ੁਮਾਰ ਹਥਿਆਰ _ਚਲੇ। _ਸਾਰੀਆਂ ਇਸਤਰੀਆਂ 
ਮਾਰੀਆਂ ਗਈਆਂ, ਇਕ _ਵੀ _ਈਸਤਰੀ ਨ __ਬਚੀ।੧੮। 


ਦੂਜੇ ਦੇ) ਪੇਟ ਵਿਚ ਦੇ ਮਾਰੀਆਂ। ਉਨ੍ਹਾਂ ` ਨੂੰ ਸਹਿ ਕੇ ਫਿਰ _ਕਟਾਰਾਂ ਨਾਲ ਲੜੀਆਂ _ਅਤੇ 
ਵੇਂ 


ਆਪਣੇ ਪ੍ਰੀਤਮ ਦੇ ਪ੍ਰੇਮ ਨੂੰ ਮਨ ਵਿਚ ਰਖ ਕੇ ਦੋਵੇਂ ਇਸਤਰੀਆਂ ਵੈਰੀਆਂ ਨਾਲ 
ਲੜੀਆਂ _ਅਤੇ _ਸਵਰਗ _ਸਿਧਾਰ _ਕੇ ਆਪਣੇ _ਪਤੀ ਨੂੰ ਮਿਲ _ਪਈਆਂ।੨0। ਆਪਣੇ ਪ੍ਰੀਤਮ 
ਦੇ ਪ੍ਰੇਮ ਲਈ ਜੋ ਲੜੀਆਂ ਹਨ, ਉਹ ਇਸਤਰੀਆਂ ਧੰਨ _ਹਨ। ਉਨ੍ਹਾਂ ਦਾ ਯਸ਼ ਸੰਸਾਰ ਵਿਚ 
ਪਸਰ _ਗਿਆ ਹੈ ਅਤੇ ਸਵਰਗ _ਵਿਚ _ਜਾ__ਵਸੀਆਂ _ਹਨ।੨੧। 


੪੮੪ ਸੀ _ਦਸਮ-ਗ੍ੰਥ _ਸਾਹਿਬ 


ਜੂਝਿ ਮਰੀ ਪਿਯ ਪੀਰ ਤ੍ਰਿਯ ਤਨਿਕ ਨ ਮੋਰਿਯੋ ਅੰਗ। 
ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ _ਪ੍ਰਸੰਗ। ੨੨। ੧। 


/ਏੱਤਾ ਹੰ ਗਾਠਤ ੫ਖ੍ਹਯਾਨੇ /ਤੈਯਾ ਲਾਠੇੜ੍ਹੇ ਮਾਂ ਭੂਪ ਅੰਠਾਦੇ /ਏਕ ਐਂ ਕਾਣੰਸਿਵ_ ਗਾਂਨਤ_ ਸਨਖਤਮ 
ਗਤ _ਨਭਨ ਸਤ) _9੨੨/ ੨੩੯੭/ ਆਫਲੂੰ 
ਚੱਪਣਾ 
ਦੇਵ ਅਦੇਵ ਮਿਲਤ ਸਭ _ਭਏ। _ਛੀਰ ਸਮੁੰਦ ਮਥਬੇ ਕਹ _ਗਏ। 
ਚੌਦਹ ਰਤਨ ਨਿਕਾਰੇ ਜਬ _ਹੀ। ਦਾਨੋ ਉਠੇ ਕੋਪ ਕਰਿ ਤਬ ਹੀ। ੧। 


ਹਮ ਹੀ ਰਤਨ ਚੌਦਹੂੰ ਲੈ ਹੈ। ਨਾਤਰ ਜਿਯਨ ਨ ਦੇਵਨ ਦੈ ਹੈ। 
ਉਮਡੀ ਅਮਿਤ ਅਨਿਨ ਕੋ _ਦਲਿ ਹੈ। ਲਹੁ ਭੈਯਨ ਤੇ ਭਾਜਿ ਨ ਚਲਿ ਹੈ। ੨। 


ਦੰਹਰਾ 
ਰਾਜ ਕਾਜ ਅਰ ਸਾਜ ਸਭ ਆਵਤ ਕਛੁ ਜੁ _ਬਨਾਇ। 
ਜੇਸਟ ਭ੍ਰਾਤ ਕੋ _ਦੀਜਿਯਤ ਲਹੁਰੇ ਲਈ ਨ _ਜਾਇ। ੩। 
ਭਾਜੰਨਾ ਛੰਦ 
ਚੜੇ ਰੋਸ ਕੈ ਕੈ ਤਹੀ ਦੈਤ ਭਾਰੇ। ਘੁਰੇ ਘੋਰ ਬਾਜੇ ਸੁ ਮਾਰੂ ਨਗਾਰੇ। 
ਉਤੈ ਕੋਪ ਕੈ ਕੈ ਹਠੀ ਦੇਵ ਢੂਕੇ। ਉਠੇ ਭਾਤਿ ਐਸੀ ਸੁ ਮਾਨੋ ਭਭੂਕੈ। ੪। 


ਮੰਡੇ ਕੋਪ ਕੈ ਕੈ ਮਹਾ ਰੋਸ ਬਾਢੈ। _ਇਤੇ ਦੇਵ ਬਾਂਕੈ ਉਤੈ ਦੈਤ ਗਾਢੈ। 
ਛਕੇ ਛੋਭ ਛਤ੍ਰੀ ਮਹਾ ਐਠ _ਐਠੇ। ਚੜੇ ਜੁਧ ਕੈ ਕਾਜ ਹ੍ਹੈ ਕੈ ਇਕੈਠੇ। ੫। 


ਕਹੂੰ ਟੀਕ ਟਾਕੈ ਕਹੂੰ ਟੋਪ ਟੂਕੇ। ਕਿਯੇ ਟੀਪੋ ਟਾਪੈ ਕਈ ਕੋਟਿ ਢੂਕੇ। 
ਕਹੂੰ ਟਾਕ ਟੂਕੈ ਭਏ ਬੀਰ ਭਾਰੇ। ਕਰੇਰੇ ਕਟੀਲੇ ਕਰੀ ਕੋਟਿ ਮਾਰੇ। ੬। 


ਡੂਬ ਡੋਬੈ ਕਿਤੇ ਘਾਮ ਘੂਮੈ। _ਕਿਤੇ ਆਨਿ ਜੋਧਾ ਪਰੇ ਝੂਮਿ ਝੂਮੈ। 
ਪਾਨਿ _ਮਾਂਗੇ ਕਿਤੇ ਮਾਰਿ ਕੂਕੈ। _ਕਿਤੇ ਬਾਢਵਾਰੀਨ ਕੋ ਕਾਢ ਢੂਕੈ। _੭। 


ਕਿਤੇ ਕੋਟਿ ਪੈਠੈ। ਕਿਤੇ ਰਾਗ ਮਾਰੂ _ਸੁਨੇ ਆਨਿ ਐਠੈ। 
ਕਿਤੇ ਸੂਰ ਕੂਟੇ। ਕਿਤੇ ਬਾਜ ਮਾਰੇ ਰਥੀ ਕ੍ਰੋਰਿ ਲੂਟੇ। ੮। 


ਗੰ ਮੈ 
ਤਰ 


ਚਰਿਤ੍ਰ ਪਾਖਿਆਨ ੪੮੫ 


ਪ੍ਰੀਤਮ ਦੀ ਪੀੜ ਨੂੰ ਅਨੁਭਵ ਕਰ _ਕੇ (ਉਹ) ਜੂਝ _ਮਰੀਆਂ ਹਨ (ਅਤੇ ਯੁੱਧ-ਭੂਮੀ ਤੋਂ 
ਉਨ੍ਹਾਂ ਨੇ) ਪਾਸਾ ਨਹੀਂ ਮੋੜਿਆ ਹੈ। ਕਵੀ ਸ਼ਿਆਮ ਕਹਿੰਦੇ ਹਨ ਕਿ ਤਦ ਹੀ ਇਹ ਕਥਾ 
ਪੂਰੀ ਹੋ_ਗਈ ਹੈ।੨੨। 
/ਏਥੇਂ ਗੰ ਗਰੇਤੂੱਪ/ਮਆਨ ਦੇ ਤੂੰਆ ਰੇਤ ਦੇ ਮੰਡੀ ਭੂਪ ਸੰਵਾਦ ਦੇ $੨੨ਵੇ' ਗਾਰੇੜ੍ਹ ਦੀ ਸਆਪਤਨ 
ਗਾ ਲਭ ਹੰ/ _5੨੭/ ੨੩੯6/ ਜ਼ਲਦਾ/ 


ਚੱਪਾਣ 
ਦੇਵਤੇ ਅਤੇ ਦੈਂਤ ਦੋਵੇਂ ਮਿਲ ਕੇ _ਛੀਰ ਸਮੁੰਦਰ ਰਿੜਕਣ ਲਈ ਗਏ। ਜਦੋਂ ਹੀ ਚੌਦਾਂ 
ਰਤਨ ਬਾਹਰ _ਕਢੇ ਗਏ, ਉਦੋਂ ਹੀ ਦੈਂਤ ਕ੍ਰੋਧਿਤ ਹੋਕੇ ਉਠ _ਖੜੋਤੇ।੧। 


(ਅਤੇ ਕਹਿਣ ਲਗੇ) ਅਸੀਂ ਹੀ ਚੌਦਾਂ ਰਤਨ ਲਵਾਂਗੇ, ਨਹੀਂ_ ਤਾਂ ਦੇਵਤਿਆਂ ਨੂੰ ਜੀਣ 
ਨਹੀਂ ਦਿਆੰਗੇ। ਫ਼ੌਜਾਂ ਦੇ ਬੇਸ਼ੁਮਾਰ ਦਲ _ਉਮਡ _ਪਏ। (ਦੈਂਤ ਕਹਿਣ ਲਗੇ ਕਿ ਅਸੀਂ) ਛੋਟੇ 
ਭਰਾਵਾਂ ਤੋਂ ਭਜ _ਕੇ ਨਹੀਂ _ਜਾਵਾਂਗੇ।੨। 
ਦੰਹਾਰਾ 
ਕੰਮ-ਕਾਰ ਅਤੇ ਸਾਰੀ ਸਾਜ-ਸੌਜਾ ਜੋ ਕੁਝ ਵੀ ਪ੍ਰਾਪਤ ਹੁੰਦੀ ਹੈ, ਉਹ ਵੱਡੇ 
ਹੈ, ਛੋਟੇ ਭਰਾ ਨਹੀਂ _ਲੈਂਦੇ।੩। 
ਡੁਸੰਨਾ ਛੰਦ 

ਉਸ ਵੇਲੇ ਵੱਡੇ ਵੱਡੇ ਦੈਂਤ ਗੁੱਸੇ ਵਿਚ ਆ ਕੇ ਚੜ੍ਹ ਪਏ ਅਤੇ ਮਾਰੂ 
ਭਿਆਨਕ ਵਾਜੇ ਵਜਣ ਲਗੇ। ਉਧਰੋਂ ਦੇਵਤੇ ਵੀ ਕ੍ਰੋਧਿਤ ਹੋ ਕੇ ਆਣ ਢੁਕੇ। ( 
ਹੁੰਦਾ ਹੈ) ਮਾਨੋ __ਔਗ ਦੇ ਭਾਂਬੜ _ਉਠੇ _ਹੋਣ।੪। 

ਬਹੁਤ ਕ੍ਰੋਧਿਤ ਹੋਕੇ (ਕੁਰਮੇ) ਡਣ ਗਏ _ਹਨ। ਇਧਰ ਬਾਂਕੇ ਦੇਵਤੇ ਹਨ ਅਤੇ ਉਧਰ 
ਭਿਆਨਕ ਦੈੱਤ _ਹਨ। ਗੁੱਸੇ ਨਾਲ ਭਰੇ ਹੋਏ ਸੂਰਮੇ ਇਕੱਠੇ ਹੋਕੇ ਹੈਂਕੜ ਹੈਂਕੜ ਕੇ ਯੁੱਧ ਦੇ 
ਕਾਰਜ _ਲਈ ਚੜ੍ਹ _ਪਏ _ਹਨ।੫। 

ਕਿਤੇ (ਮੌਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿੱਕੇ ਪਏ ਹਨ ਅਤੇ ਕਿਤੇ ਟੋ 
ਭੈਨੇ ਪਏ _ਹਨ। ਚੰਗੀ ਤਰ੍ਹਾਂ ਸੱਜ ਧੱਜ ਕੇ ਕਰੋੜਾਂ ਸੂਰਮੇ ਆਣ ਢੁਕੇ ਹਨ। ਕਿਤੇ ਵਡੇ 
ਸੂਰਮੇ ਹਥਿਆਰਾਂ ਨਾਲ ਟੂਕ ਦਿੱਤੇ ਗਏ _ਹਨ। ਨ ਕਟੇ ਜਾ ਸਕਣ ਵਾਲੇ ਕਰੋੜਾਂ ਹਾਥੀ 
ਗਏ _ਹਨ।੬। 


ਇਆ 


ਕਿਤਨੇ ਹੀ (ਲਹੂ ਵਿਚ) ਡੂਬੇ ਪਏ ਹਨ ਅਤੇ ਕਿਤਨੇ ਹੀ ਘਾਇਲ ਹੋ ਕੇ ਘੁੰਮ ਰਹੇ 
ਹਨ। ਕਿਤਨੇ ਹੀ ਯੋਧੇ _ਝੂਮ ਝੂਮ ਕੇ ਡਿਗ ਪਏ _ਹਨ। ਕਈ ਪਾਣੀ ਮੰਗ ਰਹੇ ਹਨ ਅਤੇ 
ਕਿਤਨੇ ਹੀ ਮਾਰੋ ਮਾਰੋ _ਕੂਕਦੇ ਹਨ। ਕਿਤਨੇ _ਹੀ ਤਲਵਾਰਾਂ ਕਢ ਕੇ ਆ ਢੁਕੇ _ਹਨ।੭। 

ਕਈ (ਵੈਰੀ ਦੀਆਂ) ਚੋਟਾਂ ਨੂੰ _(ਢਾਲਾਂ ਦੀ) ਓਟ ਵਿਚ ਬਚਾਉਂਦੇ ਹਨ ਅਤੇ _ਕਿਤਨੇ 
ਹੀ (ਯੁੱਧ ਵਿਚ) ਪ੍ਰਵੇਸ਼ ਕਰਦੇ _ਹਨ। _ਕਈ ਮਾਰੂ _ਰਾਗ ਸੁਣ ਕੇ _ਐੱਠ ਜਾਂਦੇ ਹਨ। ਕਈ 
ਡਰਪੋਕ ਭਜੇ _ਜਾ ਰਹੇ ਹਨ ਅਤੇ _ਕਿਤਨੇ ਸੂਰਬੀਰ ਕੁਟੇ ਗਏ _ਹਨ। _ਕਈ ਘੋੜੇ ਮਾਰੇ ਗਏ 
ਹਨ ਅਤੇ ਕਰੋੜਾਂ _ਰਥਾਂ ਵਾਲੇ ਲੁਟ ਲਏ ਗਏ _ਹਨ।੮। 

ਕਿਧਰੇ ਸੂਰਮੇ ਕਤਲ ਹੋਏ ('ਜੇਬੇ`--'ਜ਼ਿਬਹ)ਪਏ ਹਨ ਅਤੇ ਕਿਤੇ ਘੋੜੇ ਮਾਰੇ ਗਏ _ਹਨ। 
ਕਿਤੇ ਦਿਤੀ ਅਦਿਤੀ ਦੇ ਵੱਡੇ ਭਾਰੀ (ਸੂਰਮੇ ਪੁੱਤਰ) ਘੁਮੇਰੀਆਂ ਖਾ ਕੇ ਧਰਤੀ 'ਤੇ ਡਿਗੇ ਪਏ 
ਹਨ। ਕਈ ਸੂਰਮੇ ਜ਼ਖ਼ਮ ਖਾ ਕੇ ਚਲ ਗਏ ਹਨ ਅਤੇ ਕਈ ਮਹਾਬੀਰ ਯੁੱਧ-ਭੂਮੀ ਵਿਚ ਸ਼ੋਭਾ ਪਾ 


ਰਹੇ _ਹਨ।੯। 


੪੮੬ 


ਸੀ _ਦਸਮ-ਗ੍ੂੰਥ _ਸਾਹਿਬ 


ਇਤੈ ਸੂਰ ਕੋਪਿਯੋ ਉਤੈ ਚੰਦੂ ਧਾਯੋ। _ਇਤੈ ਜੋਰਿ ਗਾੜੀ_ਅਨੀ_ਇੰਦੁ _ਆਯੋ। 
ਉਤੈ ਬੀਰ_ਬਾਕੋ। _ਇਤੋਂ _ਕਾਲ_ਕੋਪਿਯੋ ਜਿਤੈ_ਕੌਨ_ਤਾਕੋ। ੧0 


ਕੇ 
ਤੋ 
ਦੁ 


ਐਸ. ਬਾਚੇ _ਸਿਧਾਯੋ। _ਦੁਤਿਯ ਓਰ ਤੇ ਚਾਰਜ ਸੁਕ੍ਹਾ ਰਿਸਾਯੋ। 
ਕੋਊ ਮੰਤ੍ਰ ਡਾਰੈ। ਲਿਖੈ ਜੰਤਰ ਕੇਊ ਕੇਊ ਤੰਤੂ _ਸਾਰੈ। ੧੧। 


ਕਿਤੇ ਬਾਨ ਮਾਰੈ। __ਕਿਤੇ ਗੋਫਨੈ ਗੁਰਜ ਗੋਲੇ ਉਭਾਰੈ। 
ਕਿਤੇ ਤੀਰ ਛੋਰੈ। ਕਿਤੇ ਬੀਰ ਬੀਰਾਨ ਕੋ ਮ;ਡ ਫੋਰੈ। ੧੨। 


ਕਹੂੰ ਛਤ੍ਰ ਜੂਝੇ ਕਹੂੰ ਛਤ੍ਰ ਟੂਟੇ। ਕਹੂੰ ਬਾਜ ਤਾਜੀ ਜਿਰਹ ਰਾਜ ਲੂਟੈ। 
ਕਿਤੇ ਪਾਸ ਪਾਸੇ ਕਿਤੇ ਝੋਕ ਝੋਰੇ। ਕਿਤੇ ਛਿਪੁ ਛੇਕੇ ਕਿਤੇ ਛੈਲ ਛੋਰੇ। ੧੩। 


ਸੂਰ ਸ੍ਰੋਨਾਨ ਕੇ ਰੰਗ ਰੌਗੇ। ਬਚੇ ਬੀਰ ਬਾਂਕਾਨ ਬਾਜੀ _ਉਮੰਗੇ। 
ਭੇਰ ਭਾਰੀ ਮਹਾ ਨਾਦ _ਬਾਜੇ। _ਇਤੈ ਦੇਵ ਬਾਂਕੇ _ਉਤੈ ਦੈਤ _ਗਾਜੇ। _੧੪। 


ਉਠਿਯੋ ਰਾਗ ਮਾਰੂ ਮਹਾ ਨਾਦ ਭਾਰੋ। _ਇਤੈ ਸੁੰਭ ਨੈਸੁੰਭ ਦਾਨੋ ਸੰਭਾਰੋ। 
ਬਿੜਾਲਾਛ ਜ੍ਰਾਲਾਛ ਧੂਮ੍ਹਾਛ ਜੋਧੇ। ਹਟੇ ਨ ਹਠੀਲੇ _ਕਿਸੂ ਕੇ ਪ੍ਰਬੋਧੇ। _੧੫। 


ਪਰਿਯੋ ਲੋਹ _ਗਾੜੋ ਮਹਾ ਖੇਤ ਭਾਰੀ। ਇਤੈ ਦੇਵ ਕੋਪੇ ਉਤੈ ਵੈ ਹਕਾਰੀ। 
ਜੁਰੇ ਆਨਿ ਦੋਊ ਭੈਯਾ ਕੌਨ ਭਾਜੈ। ਚਲੇ ਭਾਜਿ ਤਾ ਕੀ ਸੁ ਮਾਤਾਨ ਲਾਜੈ। _੧੬। 


ਜੁਰੇ ਆਨਿ ਭਾਈ ਭੈਯਾ ਕੌਨ ਹਾਰੈ। ਮਰੈ ਸਾਚੁ ਪੈ ਪਾਵ ਪਾਛੇ ਨ ਡਾਰੈ। 

ਭਰੇ ਛੋਭ ਛਤ੍ਰੀ ਮਹਾ ਰੁਦੂ _ਨਾਚਿਯੋ। _ਪਰਿਯੋ ਲੋਹ _ਗਾੜੋ ਮਹਾ ਲੋਹ ਮਾਚਿਯੋ। _੧੭। 
ਹਠੇ ਐਠਿਯਾਰੇ ਹਠੀ ਐਠਿ ਕੈ ਕੈ। ਮਹਾ ਜੁਧ ਸੌਡੀ ਮਹਾ ਹੀ_ਰਿਸੈ ਕੈ। 

ਮਹਾ ਸੂਲ ਸੈਥੀਨ ਕੇ ਵਾਰ ਛੰਡੇ। _ਇਤੇ ਦੈਤ ਬਾਂਕੇ ਉਤੇ ਦੇਵ ਮੰਡੇ। ੧੮। 


ਇਤੈ ਦੇਵ ਰੋਹੇ ਉਤੇ ਦੈਤ ਕੋਪੇ। ਭਜੈ ਨਾਹਿ ਗਾੜੇ ਪ੍ਰਿਥੀ ਪਾਇ ਰੋਪੇ। 

ਤਬੈ ਬ਼ਿਸਨ ਜੂ ਮੰਤ੍ਰ ਐਸੇ ਬਿਚਾਰਿਯੋ। ਮਹਾ ਸੁੰਦਰੀ ਏਸ ਕੋ ਭੇਸ ਧਾਰਿਯੋ। ੧੯। 
ਮਹਾ _ਮੋਹਨੀ ਭੇਸ ਧਾਰਿਯੋ ਕਨ੍ਹਾਈ। ਜਿਨੈ ਨੈਕ _ਹੇਰਿਯੋ _ਰਹਿਯੋ ਸੋ ਲੁਭਾਈ। 
ਇਤੈ ਦੈਤ ਬਾਂਕੇ ਉਤੈ ਦੇਵ ਸੋਹੈ। ਦੁਹੂ ਛੋਰਿ ਦੀਨੋ ਮਹਾ ਜੁਧ ਮੋਹੈ। ੨0। 


ਚਰਿਤ੍ਰ ਪਾਖਿਆਨ ੪੮੭ 


ਇਧਰੋਂ ਸੂਰਜ ਅਤੇ ਉਧਰੋਂ _ ਚੰਦੂਮਾ ਕ੍ਰੋਧਿਤ ਹੋਏ ਹਨ। ਇਧਰ _ਇੰਦਰ ਆਪਣੀ ਤਕੜੀ 
ਸੈਨਾ ਜੋੜ ਕੇ ਆ ਗਏ ਹਨ। ਉਧਰ ਬਾਂਕੇ ਸੂਰਮੇ ਬੁੱਧ (ਦੇਵਤਾ) ਨੇ ਝੰਡਾ ਬੈਨ੍ਹਿਆ ਹੋਇਆ 
ਅਤੇ ਇਧਰ ਕਾਲ ਗੁੱਸੇ ਵਿਚ ਆ ਗਿਆ ਹੈ। ਉਸ ਨੂੰ ਭਲਾ ਕੌਣ ਜਿਤ ਸਕਦਾ ਹੈ।੧0। 


ਇਧਰੋਂ_ਕ੍ਰੋਧਿਤ ਹੋ ਕੇ _ਬ੍ਰਹਸਪਤੀ ਚਲ ਪਿਆ ਹੈ ਅਤੇ ਦੂਜੇ ਪਾਸਿਓਂ ਸ਼ੁਕ੍ਰਾਚਾਰਯ ਨੂੰ 


ਬਹੁਤ ਰੋਹ ਚੜ੍ਹਿਆ ਹੈ। ਕੋਈ ਤੀਰ ਛਡ ਰਿਹਾ ਹੈ ਅਤੇ ਕੋਈ ਮੌਤ ਪੜ੍ਹ ਰਿਹਾ ਹੈ। ਕੋਈ 
ਜੰਤੁ ਲਿਖ _ਰਿਹਾ ਹੈ ਅਤੇ ਕੋਈ ਤੰਤੁ _ਨਾਲ ਕੰਮ ਚਲਾ ਰਿਹਾ _ਹੈ।੧੧। 

ਕਿਤੇ ਤਲਵਾਰਾਂ _ਸੂਤੀਆਂ ਜਾ ਰਹੀਆਂ ਹਨ ਅਤੇ _ਕਿਧਰੇ _ਬਾਣ _ਮਾਰੇ ਜਾ ਰਹੇ _ਹਨ। 
ਕਿਤੇ ਗੋਫਨੇ, _ਗੁਰਜ _ਅਤੇ ਗੋਲੇ _ਉਭਾਰੇ ਜਾ ਰਹੇ _ਹਨ। _ਕਿਤੇ ਮੁਗਦਰ _ਠਹਿਕਦੇ ਹਨ ਅਤੇ 
ਕਿਤੇ ਤੀਰ ਛਡੇ ਜਾ ਰਹੇ ਹਨ। ਕਿਤੇ ਸੂਰਮੇ ਸੂਰਮਿਆਂ ਦਾ ਮੂੰਹ ਫੇਰ ਰਹੇ ਹਨ _(ਅਰਥਾਤ- 
-ਮੂੰਹ _ਭੰਨ ਰਹੇ _ਹਨ)।੧੨। 

ਕਿਤੇ ਛੱਤ੍ਰਧਾਰੀ (ਰਾਜੇ) ਜੂਝ ਰਹੇ ਹਨ ਅਤੇ ਕਿਤੇ ਛਤ੍ਰ ਟੁੱਟੇ ਪਏ _ਹਨ। ਕਿਤੇ ਚੌਗੇ 
ਘੋੜੇ ਅਤੇ ਰਾਜਿਆਂ ਦੇ ਕਵਚ _ਲੁੜ੍ਹਕੇ ਪਏ _ਹਨ। _ਕਿਤੇ _ਫਾਹੀਆਂ ਨਾਲ _ਫਸਾਏ ਹੋਏ ਹਨ 
ਅਤੇ ਕਿਤੇ ਚੈਗੀ_ਤੜ੍ਹਾਂ _ਝਕਝੋਰੇ ਜਾ ਰਹੇ _ਹਨ। ਕਿਤੇ ਜਲਦੀ ਹੀ (ਸੂਰਮੇ) ਛੇਕ ਦਿੱਤੇ ਗਏ 
ਹਨ ਅਤੇ ਕਿਤੇ ਨੌਜਵਾਨ ਸੈਨਿਕ ਛਡ ਦਿੱਤੇ ਗਏ _ਹਨ।੧੩। 

ਕਿਤੇ ਸੂਰਮੇ ਲਹੂ ਦੇ ਰੰਗ _ਵਿਚ _ਰੈਗੇ _ਹੋਏ _ਹਨ। _ਕਿਤੇ 
ਘੋੜਿਆਂ ਨੂੰ ਨਚਾਂਦੇ ਫਿਰਦੇ ਹਨ। ਭਿਆਨਕ ਭੇਰੀਆਂ ਅਤੇ ਵੱਡੇ _ਧੋੱਸੇ 
ਪਾਸੇ _ਬਾਂਕੇ ਦੇਵਤੇ ਹਨ ਅਤੇ _ਉਧਰ ਦੈਂਤ ਗਜ _ਰਹੇ _ਹਨ।੧੪। 

ਮਹਾਨ ਭਿਆਨਕ ਮਾਰੂ _ਰਾਗ ਗੂੰਜ ਰਿਹਾ ਹੈ। _ਇਧਰ _ਸੁੰਭ ਅਤੇ ਨਿਸੁੰਭ ਦੈਂਤ 
ਖੜੋਤੇ _ਹਨ। _ਬਿੜਾਲਾਛ, _ਜ੍ਰਾਲਾਛ, ਧੂਮ੍ਹਾਛ _ਵਰਗੇ _ਹਠੀ ਯੋਧੇ ਕਿਸੇ ਦੇ _ਸਮਝਾਇਆਂ _ਹੱਟਣ 
ਵਾਲੇ ਨਹੀਂ ਹਨ।੧੫। 

ਘਮਸਾਨ ਯੁੱਧ _ਵਿਚ ਬਹੁਤ ਹਥਿਆਰ _ਵਜੇ _ਹਨ। ਇਧਰ ਦੇਵਤੇ ਕ੍ਰੋਧਿਤ ਹੋਏ ਹਨ 
ਅਤੇ ਉਧਰ _ਉਹ (ਦੈਂਤ) ਲਲਕਾਰ ਰਹੇ _ਹਨ। ਦੋਵੇਂ ਭਰਾ ਆਣ ਜੁੜੇ ਹਨ, (ਉਨ੍ਹਾਂ ਵਿਚੋਂ) 
ਕੌਣ ਭਜ ਸਕਦਾ ਹੈ। (ਜੋ) ਭਜ ਕੇ ਜਾਏਗਾ, ਉਸ ਦੀ ਮਾਤਾ _ਲਜਿਤ _ਹੋਏਗੀ।੧੬। 

ਦੋਵੇਂ ਭਰਾ ਭਿੜ ਰਹੇ ਹਨ, ਕਿਹੜਾ ਭਰਾ _ਹਾਰਦਾ ਹੈ। ਸਚੁ _ਤੇ ਮਰ ਜਾਣਗੇ, ਪਰ 
ਪਿਛੇ ਪੈਰ ਨਹੀਂ _ਧਰਨਗੇ। ਛਤ੍ਰੀ ਰੋਹ ਨਾਲ ਭਰ ਗਏ ਹਨ ਅਤੇ ਮਹਾ ਰੁਦੂ ਨਚ ਰਿਹਾ ਹੈ। 
ਬਹੁਤ ਭਿਆਨਕ ਯੁੱਧ _ਹੋਇਆ ਹੈ ਅਤੇ ਬਹੁਤ ਹਥਿਆਰ ਖੜਕੇ _ਹਨ।੧੭। 

ਹਠੀ ਯੋਧੇ ਹਠ ਕਰ ਕੇ ਆਕੜ _ਰਹੇ ਹਨ ਅਤੇ ਮਹਾਨ ਯੁੱਧ ਨੂੰ ਧਾਰਨ ਵਾਲੇ 
('ਸੋਡੀ') ਬਹੁਤ ਗੁੱਸਾ _ਕਰ ਰਹੇ _ਹਨ। _ਮਹਾਨ ਤ੍ਰਿਸ਼ੂਲਾਂ ਅਤੇ _ਸੈਹੱਥੀਆਂ ਦੇ ਵਾਰ ਹੋ ਰਹੇ 
ਹਨ। _ਇਧਰ _ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਡਟੇ ਹੋਏ _ਹਨ।੧੮। 

ਇਧਰ ਦੇਵਤੇ ਕ੍ਰੋਧਿਤ ਹੋ ਰਹੇ ਹਨ ਅਤੇ ਉਧਰ ਦੈਂਤ ਰੋਹ ਵਿਚ ਆ ਰਹੇ ਹਨ। ਉਹ 
ਭਜਦੇ ਨਹੀਂ ਹਨ, ਧਰਤੀ ਉਤੇ ਪੈਰ _ਗਡ ਕੇ _ਖੜੋਤੇ ਹੋਏ ਹਨ। ਤਦੋਂ _ਵਿਸ਼ਣੂ ਨੇ ਇਸ ਤਰ੍ਹਾਂ 
ਵਿਚਾਰ _ਕੀਤਾ ਅਤੇ ਇਕ ਸ੍ਰੇਸ਼ਠ ਸੁੰਦਰੀ ਦਾ ਰੂਪ ਧਾਰਨ _ਕਰ _ਲਿਆ।੧੯। 

ਵਿਸ਼ਣੂ ('ਕਨ੍ਹਾਈ'-ਕਾਨ੍ਹ) ਨੇ ਮਹਾ _ਮੋਹਨੀ ਦਾ ਰੂਪ ਧਾਰਨ ਕਰ _ਲਿਆ। ਜਿਸ ਨੇ ਜ਼ਰਾ 
ਜਿੰਨਾ ਵੀ ਵੇਖਿਆ, ਉਹੀ ਲੁਭਾਇਮਾਨ ਹੋ__ਗਿਆ। ਇਧਰ ਬਾਂਕੇ ਦੈਂਤ ਸਨ ਅਤੇ ਉਧਰ ਦੇਵਤੇ 
ਸ਼ੋਭ ਰਹੇ ਸਨ। (ਮਹਾ ਮੋਹਨੀ ਨੂੰ ਵੇਖ ਕੇ) ਮੋਹਿਤ ਹੋਏ ਦੋਹਾਂ ਨੇ ਯੁੱਧ ਛਡ _ਦਿੱਤਾ।੨0। 


ਬਚ ਗਏ ਬਾਂਕੇ 
ਵਜ ਰਹੇ ਹਨ 


ਦਰ 


ਦੰਹਰਾ 
ਕਾਲਕੂਟ ਅਰੁ ਚੰਦ੍ਰਮਾ ਸਿਵ ਕੇ ਦਏ _ਬਨਾਇ। 
ਐਰਾਵਤਿ _ਤਰੁ _ਉਚਸੁਵਿ ਹਰਹਿ ਦਏ ਸੁਖ _ਪਾਇ। _੨੧। 
ਕੌਸਤਕ ਮਨਿ _ਅਰੁ _ਲਛਿਮੀ _ਆਪੁਨ ਲਈ _ਮੰਗਾਇ। 
ਦੇਵ ਅੰਮ੍ਰਿਤ _ਅਸੁਰਨ ਸੁਰਾ _ਬਾਟਤ ਪਏ _ਬਨਾਇ। ੨੨ 


ਚੱਪਣਾ 
ਰੰਭਾ ਔਰ _ਧਨੰਤਰ _ਲਿਯੋ। ਸਭ ਜਗ ਕੇ ਸੁਖ ਕਾਰਨ ਦਿਯੋ। 
ਤੀਨਿ ਰਤਨ _ਦਿਯ ਔਰੁ ਨਿਕਾਰੇ। ਤੁਮਹੂੰ _ਤਿਨੋ ਲਖਤ ਹੋ _ ਪ੍ਯਾਰੇ। ੨੩। 


ਜੋ ਤਿਨ ਦੀਨ ਸੁ ਲੀਨ ਸਭੋ _ਹਸਿ ਕਾਹੂੰ ਨ ਹਾਥ ਹਥਿਆਰ ਉਚਾਯੋ। _੨੪। 


ਭਾਲ਼ੰਨਾ ਛੰਦ 
ਇਨੈ ਅੰਮ੍ਰਿਤ ਬਾਟ੍ਯੋ _ਉਨੈ _ਮਦ੍ਯ _ਦੀਨੋ। _ਛਲੇ ਛਿਪ੍ਰ _ਛੈਲੀ ਛਲੀ ਭੇਸ ਕੀਨੋ। 
ਮਹਾ ਬਸਤ੍ਰ ਧਾਰੇ ਇਤੈ ਆਪੁ ਸੋਹੈ। ਸਭੈ ਦੈਤ ਦੇਵਾਨ ਕੇ ਚਿਤ ਮੋਹੈ। ੨੫। 


ਦੰਹਰਾ” 
ਧਰਿਯੋ ਰੂਪ ਤ੍ਰਿਯ ਕੋ ਤਹਾ ਆਪੁਨ ਤੁਰਤਿ ਮੁਰਾਰਿ। 
ਛਲੀ ਛਿਨਿਕ ਮੋ _ਛਲਿ ਗਯੋ ਜਿਤੇ ਹੁਤੇ ਅਸੁਰਾਰਿ। ੨੬। ੧। 


/ਏੱਤਾ ਹੀ ਗਾਨਤ ੫ਲ੍ਯਾਨੇ /ਤੇਯਾ ਗਾਠਤੇ ਮਤਾਂ ਭੂਪ ਅੰਭਾਦੇ /ਇਕ ਸੌ ਤੋਣਸ਼ਵੇਂ ਲਾਂਤ ਸਆਮਤਮ 
ਗਤ _ਸ਼ਠਮ ਸਤ) 5੧੨੩੪ ੨੪%੬੭ #ਫਲੰ/ 


ਦੰਹਾਰਾ 
ਨਾਰਨੌਲ ਕੇ ਦੇਸ ਮੈ ਬਿਜੈ ਸਿੰਘ ਇਕ ਨਾਥ। 
ਰੈਨਿ ਦਿਵਸ ਡਾਰਿਯੋ ਰਹੈ ਫੂਲ ਮਤੀ ਕੇ _ਸਾਥ। ੧। 
ਬਿਜੈ ਸਿੰਘ ਜਾ ਕੋ ਸਦਾ ਜਪਤ _ਆਨਹੂੰ _ਜਾਮ। 
ਫੂਲਨ ਕੇ ਸੰਗ ਤੋਲਿਯੈ ਫੂਲ ਮਤੀ ਜਿਹ ਨਾਮ। ੨। 
ਬਿਜੈ ਸਿੰਘ ਇਕ ਦਿਨ ਗਏ ਆਖੇਟਕ ਕੇ _ਕਾਜ। 
ਭੂਮਰ ਕਲਾ ਕੋ ਰੂਪ ਲਖਿ ਰੀਝ ਰਹੇ ਮਹਾਰਾਜ। ੩। 


ਚਰਿਤ੍ਰ ਪਾਖਿਆਨ ੪੮੯ 


ਦੰਹਰਾ 


(ਰਤਨਾਂ ਦੀ ਵੰਡ ਕਰਨ ਵੇਲੇ) _ਕਾਲਕੂਟ (ਵਿਸ਼) ਅਤੇ ਚੰਦਰਮਾ ਸ਼ਿਵ ਨੂੰ ਦੇ ਦਿੱਤੇ। 
ਐਰਾਵਤ, _ਕਲਪ _ਬ੍ਰਿਛ, ਉੱਚਸੂਵ (ਘੋੜਾ) ਇੰਦਰ ਨੂੰ ਸੁਖ ਪੂਰਵਕ _ਦੇ _ਦਿੱਤੇ।੨੧। ਕੌਸਤੁਕ 
ਮਣੀ ਅਤੇ ਲੱਛਮੀ _(ਵਿਸ਼ਣੂ) ਨੇ ਆਪਣੇ _ਕੋਲ ਮੰਗਾ _ਲਏ। ਦੇਵਤਿਆਂ ਨੇ ਅੰਮ੍ਰਿਤ ਅਤੇ 
ਦੈਂਤਾਂ ਨੂੰ ਸ਼ਰਾਬ _ਵੰਡ _ਦਿੱਤੀ।੨੨। 
ਚੱਪਾਣ 

ਰੰਭਾ (ਅਪੌਛਰਾ) ਅਤੇ _ਧਨੰਤਰਿ (ਵੈਦ) ਨੂੰ ਲਹ ਕੇ ਜਗਤ ਦੇ ਸੁਖ ਵਾਸਤੇ ਦੇ ਦਿੱਤਾ। 
(ਉਸ ਨੇ) ਤਿੰਨ ਰਤਨ ਹੋਰ ਕਢ ਦਿੱਤੇ। (ਉਹ ਕਿਸ ਨੂੰ ਦਿੱਤੇ) ਤੁਸੀਂ ਪਿਆਰਿਓ ਵੇਖਦੇ 


ਸਵੰਯਾ 

ਉਸ ਦੀ ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਦੁਖ ਨੂੰ ਭੁਲਾ ਕੇ ਆਨੰਦਿਤ ਹੋ ਗਏ। 
ਦੋਹਾਂ ਨੇ ਝਗੜੇ ਨੂੰ ਛਡ _ਦਿੱਤਾ ਅਤੇ ਸ਼ੁਭ _ਭਾਗਾਂ ਭਰਿਆ ਵਿਸ਼ਣੂ _(ਭਾਵ ਮਹਾ _ਮੋਹਨੀ) 
ਸਭ ਨੂੰ ਚੰਗਾ ਲਗਿਆ। ਹਾਥੀ, ਤੋਤਾ, ਚੰਦੂਮਾ, ਸ਼ੇਰ ਅਤੇ ਕਾਮ ਦੇਵ ਦਾ ਵੀ (ਉਸ ਨੂੰ ਵੇਖ 


ਭਾਲੰਨ ਛੱਦ 

ਇਨ੍ਹਾਂ (ਦੇਵਤਿਆਂ) ਨੂੰ ਅੰਮ੍ਰਿਤ ਵੰਡ ਦਿੱਤਾ ਅਤੇ ਉਨ੍ਹਾਂ (ਦੈਂਤਾਂ) ਨੂੰ ਸ਼ਰਾਬ ਦੇ ਦਿੱਤੀ। 
(ਵਿਸ਼ਣੂ ਨੇ) ਜਲਦੀ ਨਾਲ ਸੁੰਦਰੀ ਦਾ ਰੂਪ ਧਾਰ ਕੇ (ਸਭ ਨੂੰ) ਛਲ ਲਿਆ ਹੈ। ਇਧਰ 
(ਉਹ) ਆਪ ਸੁੰਦਰ ਬਸਤ੍ਰ ਪਾਕੇ _ਸ਼ੋਭ ਰਿਹਾ ਸੀ ਅਤੇ (ਉਧਰ) ਸਾਰਿਆਂ ਦੇਵਤਿਆਂ ਅਤੇ 
ਦੈਂਤਾਂ ਦੇ ਚਿਤ ਮੋਹੇ ਹੋਏ ਸਨ।੨੫। 
ਦੰਹਰਾ” 

ਵਿਸ਼ਣੂ ਨੇ ਤੁਰਤ ਆਪ ਇਸਤਰੀ _ਦਾ ਰੂਪ _ਧਾਰਨ _ਕੀਤਾ _ਅਤੇ _ਉਹ _ਛਲੀ ਰੂਪ 
ਵਾਲਾ (ਅਰਥਾਤ! ਮਹਾ _ਮੋਹਨੀ) ਜਲਦੀ ਹੀ ਸਾਰਿਆਂ ਦੈਂਤਾਂ ਨੂੰ ਛਲ ਕੇ ਚਲਾ _ਗਿਆ।੨੬। 


/ਏਥੋ ਨੰ ਲਾੰਰੇਤੁੱਪ/ਮਆਨ ਦੇ ਡ੍ਰਯਾ ਲਾਰੜ੍ਹ ਦੇ ਮੰਤ ਝੂਪ ਅੰਵਾਦ ਦੇ 92=ਵੇ' ਗਾਰੜ੍ਹ ਦੀ ਨਆਘਤਨ 
ਭਾ ਲਭ _ਹ/ _੧੨੨/ ੨੪%੬/ ਜਲਦਾ/ 


ਦਾਹਣਾ 


ਨਾਰਨੌਲ ਦੇਸ ਵਿਚ ਇਕ _ਬਿਜੈ ਸਿੰਘ ਨਾਂ ਦਾ ਰਾਜਾ _ਸੀ। (ਉਹ) ਰਾਤ ਦਿਨ ਫੂਲ 
ਮਤੀ ਦੇ ਨਾਲ ਹੀ ਪਿਆ ਰਹਿੰਦਾ।੧। ਬਿਜੈ ਸਿੰਘ ਜਿਸ (ਰਾਣੀ) ਨੂੰ ਸਦਾ ਅੱਠੇ ਪਹਿਰ 
ਜਪਦਾ _ਰਹਿੰਦਾ ਸੀ, ਫੁਲਾਂ ਨਾਲ ਤੋਲਣ _ਕਾਰਨ (ਉਸ ਦਾ) ਨਾਮ ਫੂਲ ਮਤੀ ਹੋਇਆ।੨। 
ਬਿਜੈ ਸਿੰਘ ਇਕ ਦਿਨ ਸ਼ਿਕਾਰ ਖੇਡਣ ਗਿਆ ਅਤੇ (ਉਥੇ) ਭੂਮਰ ਕਲਾ ਦਾ ਰੂਪ ਵੇਖ ਕੇ 
ਰਾਜਾ _ਰੀਝ _ਗਿਆ।੩। 


੪੯0 ਸੀ _ਦਸਮ-ਗ੍ਰੰਥ ਸਾਹਿਬ 


ਚੱਘਣ?/ 
ਤਹ ਹੀ ਬ੍ਯਾਹ _ਧਾਮ _ਤ੍ਰਿਯ _ਆਨੀ। _ਰਾਵ ਹੇਰਿ ਸੋਊ ਲਲਚਾਨੀ। 
ਫੂਲ ਮਤੀ ਸੁਨਿ ਅਧਿਕ ਰਿਸਾਈ। ਆਦਰ ਸੋ_ਤਾ ਕੋ ਗ੍ਰਿਹ ਲ੍ਯਾਈ। 


ਤਾ ਸੌ ਅਧਿਕ ਨੇਹ ਉਪਜਾਯੋ। ਧਰਮ _ਭਗਨਿ ਕਰਿ ਤਾਹਿ ਬੁਲਾਯੋ। 
ਚਿਤ ਮੈ ਅਧਿਕ ਕੋਪ ਤ੍ਰਿਯ ਧਰਿਯੋ। ਤਾ ਕੀ ਨਾਸ ਘਾਤ ਅਟਕਰਿਯੋ। 


ਜਾ ਕੀ ਤ੍ਰਿਯਾ ਉਪਾਸਿਕ _ਜਾਨੀ। ਵਹੈ ਘਾਤ _ਚੀਨਤ _ਭੀ _ਰਾਨੀ। 
ਰੁਦੂ ਦੇਹਰੋ ਏਕ _ਬਨਾਯੋ। _ਜਾ _ਪਰ _ਅਗਨਿਤ _ਦਰਬ _ਲਗਾਯੋ। _੬। 


ਦੋਊ ਸਵਤਿ ਤਹਾ ਚਲਿ ਜਾਵੈ। ਪੂਜਿ ਰੁਦੂ ਕੌ ਪੁਨਿ ਘਰ ਆਵੈ। 
ਮਟ ਆਛੋ_ਉਊਚੋ_ਧੁਜ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। _੭। 


ਦੰਹਰਾ 
ਪੁਰ _ਬਾਸਨਿ ਸੁੰਦਰਿ ਸਭੈ ਤਿਹ ਠਾ ਕਰੈ _ਪਯਾਨ। 
ਮਹਾ ਰੁਦੂ ਕੌ ਪੂਜਿ ਕੈ ਬਹੁਰ ਬਸੈ ਗ੍ਰਿਹਿ ਆਨਿ। ੮। 


੭%#ਤਾਲ 
ਏਕ ਦਿਵਸ ਰਾਨੀ ਲੈ ਤਾ ਕੌ ਤਹ ਗਈ। 
ਨਿਜੁ ਕਰਿ ਅਸਿ ਗਹਿ ਵਾਹਿ ਮੂੰਡ ਕਾਟਤ ਭਈ। 
ਸੀਸ ਕਾਟਿ ਸਿਵ ਉਪਰ ਦਯੋ _ਚਰਾਇ ਕੈ। 


ਮੂੰਡ _ਕਾਟਿ ਨਿਜੁ ਕਰ ਅਸਹਿ ਹਰ ਪਰ _ਦਿਯੋ _ਚਰਾਇ। _੧0। 
ਚੱਪਾਣ? 
ਯੌ ਸੁਨਿ ਬਾਤ ਤਹਾ ਨ੍ਰਿਪ ਆਯੋ। ਜਹ ਤ੍ਰਿਯ ਤੌਨ ਨਾਰਿ ਕੌ _ਘਾਯੋ। 


ਰੀ ਘ 


ਨ ਪੈਨਿ ਦੇਸ ਤਿਹ ਧੰਨ੍ਯ ਪਿਤਾ ਧੈਨਿ _ਮਾਇ। ੧੨। 
ਤਿਹ ਨਾਰਿ ਕੌ ਚਿਤ ਅਤਿ ਸੋਕ ਬਢਾਇ। 
ਕੇ ਭਵਨ ਮੈ ਬਹੁਰਿ ਬਸਤ ਭਯੋ ਆਇ। ੧੩। 


੪| 


ਪ। 


੧੧। 


ਚਰਿਤ੍ਰ ਪਾਖਿਆਨ ੪੯੧ 


ਜੱਪਣਾ 

ਉਥੇ ਹੀ ਵਿਆਹ ਕਰ ਕੇ ਇਸਤਰੀ ਨੂੰ ਘਰ ਲੈ ਆਇਆ। ਰਾਜੇ ਨੂੰ ਵੇਖ ਕੇ ਉਹ ਵੀ 
ਲਲਚਾ _ਗਈ। _ਫੂਲ ਮਤੀ (ਨਵੇਂ ਵਿਆਹ _ਦੀ ਗੱਲ) ਸੁਣ ਕੇ ਬਹੁਤ ਗੁੱਸੇ ਵਿਚ ਹੋਈ। 
(ਫਿਰ ਵੀ) ਆਦਰ ਨਾਲ ਉਸ ਨੂੰ ਘਰ ਲੈ ਆਈ।੪। 

ਉਸ _ਨਾਲ (ਫੂਲ ਮਤੀ) ਨੇ ਬਹੁਤ ਸਨੇਹ ਪ੍ਰਗਟ ਕੀਤਾ _ਅਤੇ ਉਸ ਨੂੰ ਧਰਮ ਭੈਣ 
ਕਰ ਕੇ _ਬੁਲਾਇਆ। _ਪਰ _(ਉਸ) ਇਸਤਰੀ (ਫੂਲ ਮਤੀ) ਨੇ ਮਨ ਵਿਚ ਬਹੁਤ ਗੁੱਸਾ 
ਰਖਿਆ। (ਉਸ ਦਾ ਮਨ) ਭੁਮਰ ਕਲਾ ਨੂੰ ਨਸ਼ਟ ਕਰਨ ਦੇ ਮੌਕੇ ਦੀ ਭਾਲ ਵਿਚ ਸੀ।੫। 

ਉਸ ਇਸਤਰੀ (ਭਾਵ! ਸੌਂਕਣ) ਨੂੰ ਜਿਸ ਦਾ ਉਪਾਸਕ ਜਾਣਿਆ, ਉਸੇ ਰਾਹੀਂ ਰਾਣੀ 
ਨੇ ਮਾਰਨ ਦਾ ਮਨ ਵਿਚ ਵਿਚਾਰ ਕੀਤਾ। (ਉਸ ਨੇ) ਰੁਦੂ ਦਾ ਇਕ ਮੰਦਿਰ ਬਣਵਾਇਆ 
ਜਿਸ ਉਤੇ ਬਹੁਤ ਧਨ ਖ਼ਰਚ _ਕੀਤਾ।੬। 

ਦੋਵੇਂ ਸੌਂਕਣਾਂ ਉਥੇ ਚਲ ਕੇ ਜਾਂਦੀਆਂ ਸਨ ਅਤੇ ਰੁਦ੍ਰ ਦੀ ਪੂਜਾ ਕਰ ਕੇ ਘਰ ਪਰਤਦੀਆਂ 
ਸਨ। _ਸੰਦਿਰ ('ਮਟ”-ਮਠ) ਬਹੁਤ ਚੰਗਾ ਸੀ ਅਤੇ ਉਸ ਉਤੇ ਉੱਚਾ ਝੰਡਾ ਸ਼ੋਭਦਾ ਸੀ (ਜੋ) 
ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦਾ ਸੀ।੭। 
ਦੰਹਰਾ 

ਨਗਰ _ ਦੀਆਂ ਰਹਿਣ ਵਾਲੀਆਂ ਸਾਰੀਆਂ _ਸੁੰਦਰੀਆਂ (ਇਸਤਰੀਆਂ) ਉਥੇ ਜਾਂਦੀਆਂ 
ਸਨ ਅਤੇ ਮਹਾ ਰੁਦੂ ਦੀ ਪੂਜਾ ਕਰ ਕੇ ਫਿਰ ਘਰ ਨੂੰ ਆ ਜਾਂਦੀਆਂ ਸਨ।੮। 
੭%#ਤਾਲ 

ਇਕ ਦਿਨ ਰਾਣੀ ਉਸ (ਭੂਮਰ ਕਲਾ) ਨੂੰ ਉਥੇ ਲੈ ਕੇ ਗਈ ਅਤੇ ਆਪਣੇ ਹੱਥ ਵਿਚ 
ਤਲਵਾਰ ਲੈ ਕੇ ਉਸ ਦਾ ਸਿਰ ਕਟ ਦਿੱਤਾ। ਸਿਰ ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ 
ਦਿੱਤਾ ਅਤੇ ਰੋਂਦੀ ਹੋਈ ਨੇ ਆਪ ਰਾਜੇ ਨੂੰ ਆ ਕੇ ਕਿਹਾ!।੯। 


ਦੰਹਰਾ 

ਮੇਰੀ ਧਰਮ ਭੈਣ ਮੈਨੂੰ ਨਾਲ ਲੈ ਕੇ ਰੁਦੂ ਦੇ ਮੰਦਿਰ ਵਿਚ ਗਈ ਅਤੇ ਆਪਣੇ ਹੱਥੀਂ 
ਤਲਵਾਰ ਨਾਲ ਆਪਣਾ ਸਿਰ _ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ _ਦਿੱਤਾ।੧0। 
ਦੱਖਣ? 

ਇਹ ਗੱਲ ਸੁਣ ਕੇ ਰਾਜਾ ਉਥੇ ਆਇਆ, ਜਿਥੇ ਇਸਤਰੀ (ਫੂਲ ਮਤੀ) ਨੇ ਉਸ 
(ਭੁਮਰ _ਕਲਾ) ਨੂੰ ਮਾਰਿਆ ਸੀ। ਇਹ ਵੇਖ ਕੇ (ਰਾਜਾ) ਮਨ ਵਿਚ ਹੈਰਾਨ ਹੋ__ਗਿਆ। 
ਕੁਝ 


ਇਸਤਰੀ ਨੂੰ ਵੀ _ਬਚਨ _ਨ _ਕਿਹਾ।੧੧। 
ਦੰਹਰਾ” 

(ਰਾਜੇ ਨੇ ਕਿਹਾ--) ਜਿਸ ਨੇ ਆਪਣੇ ਹੱਥ ਨਾਲ ਸਿਰ ਕਟ ਕੇ ਸ਼ਿਵ ਉਪਰ ਚੜ੍ਹਾਇਆ 
ਹੈ, ਉਹ ਇਸਤਰੀ ਧੰਨ ਹੈ, ਉਹ ਦੇਸ ਧੰਨ ਹੈ, ਉਸ ਦੀ ਮਾਤਾ ਧੰਨ ਹੈ, ਉਸ ਦਾ ਪਿਤਾ ਧੰਨ 


ਹੈ।੧੨। ਉਸ ਇਸਤਰੀ ਦਾ _ਦਾਹ-ਸੰਸਕਾਰ ਕਰ ਕੇ ਅਤੇ ਮਨ ਵਿਚ ਬਹੁਤ ਦੁਖੀ ਹੋਕੇ 
(ਰਾਜਾ) ਫੂਲ ਮਤੀ ਦੇ ਮਹੱਲ ਵਿਚ ਫਿਰ ਆ ਕੇ ਰਹਿਣ ਲਗਿਆ।੧੩। 


੪੯੨ 


ਸੀ _ਦਸਮ-ਗ੍ਰੰਥ ਸਾਹਿਬ 


ਸਵਤਿ ਮਾਰਿ ਨਿਜੁ ਕਰਨ ਸੌ ਔਰ ਨ੍ਰਿਪਹਿ ਦਿਖਰਾਇ। 
ਰਾਜਾ ਕੌ ਨਿਜੁ ਬਸ ਕਿਯੋ ਐਸੋ _ਚਰਿਤ ਬਨਾਇ। _੧੪। 
ਬੁਹਮ _ਬਿਸਨ _ਸਰ ਅਸੁਰ _ਸਭ _ਰੈਨਾਧਿਪ _ਦਿਨਰਾਇ। 
ਬੇਦ ਬ੍ਯਾਸ ਅਰੁ ਬੇਦ ਤ੍ਰਿਯ ਭੇਦ ਸਕੇ ਨਹਿ _ਪਾਇ। ੧੫। ੧। 
/ਲਾਤ ਸੰ ਯਰੇੜ੍ਹ ਪਖ੍ਹਯਾਨੰ /ਤਰਯਾ ਗੱਰੇਤੋਂ ਅੰਤ ਭੂਪ ਸੰਕਾਦੇ /ਨਕਾ ਸੌਂ ਚੱਲਲਿਵੇਂ_ਯਰੇਤ੍ਹਾ ਸ਼ਮਮਤਨਆ 
ਗਤ ਸੁਭਮ ਸਤ) _5੨੪/ ੨੪੩੧/ #ਫੜੰ/ 


ਹਾਵੀਯਾਂ 
ਲੰਕ ਮੈ ਬੰਕ _ਨਿਸਾਚਰ ਥੋ _ਰਘੁਨੰਦਨ ਕੋ ਸੁਨਿ ਏਕ _ਕਹਾਨੀ। 
ਰਾਵਨ ਪੁਤੁ _ਕਲਤੂ _ਸਮੇਤ _ਹਨੇ ਇਹ ਖੇਤ ਮਹਾ _ਬਲਿਧਾਨੀ 
ਰੋਸ _ਭਰਿਯੋ ਤਤਕਾਲ ਗਦਾ ਗਹਿ _ਕੌਚਕ ਸੇ ਮਦ ਮਤ ਕ੍ਰਿਪਾਨੀ 
ਕੋਟ ਕੌ ਕੂਦਿ ਸਮੁੰਦ ਕੋ _ਫਾਧਿ ਫਿਰੰਗ ਮੋ ਆਨਿ ਪਰਿਯੋ _ਅਭਿਮਾਨੀ। ੧। 


ਆਠਿਕ ਦ੍ਯੋਸ ਅੰਧੇਰ _ਰਹਿਯੋ ਪੁਨਿ ਸੂਰ _ਚੜਿਯੋ ਜਗ ਧੁੰਧ _ਮਿਟਾਈ। 
ਦਾਨਵ ਕੌ _ਲਖਿ ਲੋਕਨ ਕੈ ਅਤਿ ਹੀ ਚਿਤ ਮੈ ਉਪਜੀ ਦੁਚਿਤਾਈ। 
ਬਾਧਿ ਅਨੀ ਭਟ ਭੂਰਿ ਚੜੇ ਰਿਪੁ ਜੀਤਨ ਕੀ ਜਿਯ ਬ੍ਯੋਤ _ਬਨਾਈ। 
ਬਾਨ _ਕਮਾਨ ਗਦਾ _ਬਰਛੀਨ ਕੀ __ਆਨਿ ਕਰੀ ਤਿਹ ਸਾਥ _ਲਰਾਈ। _੨। 


ਏਕ ਪਰੇ __ਭਭਰਾਤ _ਭਟੁਤਮ ਏਕ ਲਗੇ ਭਟ _ਘਾਯਲ ਘੂੰਮੈ 

ਏਕ ਚਲੈ ਭਜਿ ਕੈ ਰਨ ਤੇ ਇਕ ਆਨਿ ਪਰੇ ਮਰਿ ਕੈ ਗਿਰਿ ਭੂੰਮੈ। 
ਏਕ ਮਰੇ ਲਰਿ ਕੈ ਹਯ ਊਪਰ ਹਾਥਿਨ ਪੈ ਇਕ ਸ੍ਯੰਦਨ ਹੂੰ ਮੈ 
ਮਾਨੋ ਤ੍ਰਿਬੇਨੀ ਕੇ ਤੀਰਥ ਪੈ ਮੁਨਿ ਨਾਯਕ ਧੂਮ ਅਧੋ ਮੁਖ ਧੂੰਮੈ। ੩। 


ਕੌਚ _ਕਿਪਾਨ ਕਸੇ _ਕਟਨੀ ਕਟਿ ਅੰਗ _ਉਤੰਗ ਸੁਰੰਗ ਨਿਖੰਗੀ 

ਚੌਪਿ ਚਲੇ ਚਹੂੰ _ਓਰਨ ਤੇ ਘਨ ਸਾਵਨ ਕੀ ਘਟ ਜਾਨ ਉਮੰਗੀ। 

ਜੰਗ _ਨਿਸੰਗ _ਪਰਿਯੋ ਸੰਗ _ਸੂਰਨ _ਨਾਚਿਯੋ ਹੈ ਆਪੁ ਤਹਾ ਅਰਧੰਗੀ। 

ਰੋਸ ਭਰੈ ਨ ਫਿਰੇ ਤ੍ਰਸਿ ਕੈ ਰਨ ਰੰਗ ਪਚੇ ਰਵਿ ਰੰਗ ਫਿਰੰਗੀ। ੪। 
ਚੱਲ? 


ਭੇਰ ਪਰਿਯੋ _ਭਾਰਥ _ਤੇ _ਭਾਰੀ। ਨਾਚੇ ਸੂਰਬੀਰ _ਹੰਕਾਰੀ। 
ਬਹੁ ਬ੍ਰਿਣ ਕੀਏ ਨ ਇਕ ਤਿਹ ਲਾਗਿਯੋ। ਅਧਿਕ ਕੋਪ ਦਾਨਵ ਕੋ _ਜਾਗਿਯੋ। ੫। 


ਏਕ _ਹਾਥ _ਤਿਨ _ਗਦਾ ਸੰਭਾਰੀ। ਦੂਜੋ ਕਰ _ਤਰਵਾਰਿ ਨਿਕਾਰੀ 
ਜਾ ਕੌ ਦੌਰਿ ਦੈਤ ਬ੍ਰਿਣ ਮਾਰੇ। ਏਕੈ ਚੋਟ ਚੌਥ ਹੀ ਡਾਰੈ। ੬। 


ਜੋ ਕੋਊ ਤਾ ਕਹ ਘਾਵ ਲਗਾਵੈ। ਟੂਟਿ ਕ੍ਰਿਪਾਨ ਹਾਥ ਰਹਿ ਜਾਵੈ। 
ਦਾਨਵ ਕੋਪ ਅਧਿਕ ਤਬ ਕਰੈ। ਪ੍ਰਾਨ ਫਿਰੰਗਨਿ ਬਹੁ ਕੇ _ਹਰੈ। ੭ 


ਚਰਿਤ੍ਰ ਪਾਖਿਆਨ ੪੯੩ 


(ਆਪਣੀ) ਸੌਂਕਣ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਰਾਜੇ ਨੂੰ ਵਿਖਾ ਕੇ ਇਸ 
ਚਰਿਤੂ ਰਾਹੀਂ ਰਾਜੇ ਨੂੰ ਆਪਣੇ ਵਸ ਵਿਚ ਕਰ _ਲਿਆ।੧੪। ਬ੍ਰਹਮਾ, ਵਿਸ਼ਣੂ, ਦੇਵਤੇ, ਦੈੱਤ, 
ਚੰਦੂਮਾ, ਸੂਰਜ, ਵੇਦ ਵਿਆਸ ਅਤੇ ਵੇਦ ਕੋਈ ਵੀ ਇਸਤਰੀ ਦੇ ਭੇਦ ਨੂੰ ਪ੍ਰਾਪਤ ਨਹੀਂ ਕਰ 
ਸਕਿਆ।੧੫। 

/ਟਥੋਂ ਨੂੰ ਗਰੇਤੂੱਪ/ੰ#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ %੨#ਵੇ' ਗਾਰੇੜ੍ਹ ਦੀ ਸ਼ਆਪਤਨ 
ਗੜ ਲਭ _ਹੰ/ _੧੨੪/ ੨#੩੨੧/ _ਜ਼ਲਦਾ/ 
ਹਾਵੀੰਲ” 

ਲੰਕਾ ਵਿਚ ਇਕ ਵਿਗੜੇ ਹੋਏ ਦੈਂਤ ਨੇ ਰਘੁਨੰਦਨ (ਸਰੀ ਰਾਮ) ਦੀ ਕਹਾਣੀ ਸੁਣੀ ਕਿ 
ਉਸ ਮਹਾ ਬਲਵਾਨ ਨੇ ਰਾਵਣ ਨੂੰ ਪੁੱਤਰ ਅਤੇ ਇਸਤਰੀ ਸਮੇਤ _ਰਣ-ਭੂਮੀ _ਵਿਚ ਮਾਰ 
ਦਿੱਤਾ। ਗੁੱਸੇ ਨਾਲ ਭਰ ਕੇ ਅਤੇ ਤੁਰਤ ਗਦਾ, ਕ੍ਰਿਪਾਨ ਅਤੇ ਕਵਚ ਧਾਰਨ ਕਰ ਕੇ ਸ਼ਰਾਬ 
ਨਾਲ ਮਸਤ ਹੋ ਗਿਆ। ਕਿਲ੍ਹੇ ਤੋਂ _ਕੁਦ ਕੇ ਅਤੇ ਸਮੁੰਦਰ ਨੂੰ ਟਪ ਕੇ ਉਹ ਅਭਿਮਾਨੀ ਪਰਾਏ 
ਦੇਸ ਵਿਚ ਆ ਗਿਆ।੧ 

(ਉਸ ਦੇ ਆਉਣ ਨਾਲ) ਅੱਠ ਕੁ ਦਿਨ ਹਨੇਰਾ _ਰਿਹਾ। ਫਿਰ ਸੂਰਜ ਚੜ੍ਹਿਆ ਅਤੇ 
ਜਗਤ ਵਿਚੋਂ ਧੁੰਧ ਮਿਟੀ। (ਉਸ) ਦੈਂਤ ਨੂੰ ਵੇਖ ਕੇ ਲੋਕਾਂ ਦੇ ਮਨ ਵਿਚ ਬਹੁਤ ਦੁਚਿਤੀ (ਦੀ 
ਭਾਵਨਾ) ਪੈਦਾ ਹੋ ਗਈ। _ਬਹੁਤ _ਸਾਰੇ ਰਾਜਿਆਂ ਨੇ ਦਲ ਬਣਾ ਕੇ ਵੈਰੀ ਨੂੰ ਜਿਤਣ ਲਈ 
ਮਨ ਵਿਚ ਵਿਉਂਤ ਬਣਾਈ ਅਤੇ (ਵੈਰੀ ਉਤੇ) ਚੜ੍ਹ _ਚਲੇ। ਬਾਣਾਂ, ਕਮਾਨਾਂ, ਗਦਾਵਾਂ, ਬਰਛੀਆਂ 
ਦੀ ਉਸ ਨਾਲ ਆ ਕੇ ਲੜਾਈ ਕੀਤੀ।੨। 

ਕਈ ਇਕ ਸ੍ਰੇਸ਼ਠ ਸੂਰਮੇ ਘਬਰਾ ਕੇ ਡਿਗਣ ਲਗੇ ਅਤੇ ਇਕ ਘਾਇਲ ਹੋ ਕੇ ਘੁੰਮਣ 
ਲਗੇ। ਇਕ _ਰਣਕੂਮੀ ਤੋਂ ਭਜ ਕੇ ਚਲੇ ਗਏ ਅਤੇ ਕਈ ਇਕ ਮਰ ਕੇ ਭੂਮੀ ਉਤੇ ਆ ਪਏ 
ਇਕ ਘੋੜਿਆਂ ਉਤੇ ਹੀ _ਲੜਦਿਆਂ ਮਰ _ਗਏ ਅਤੇ ਇਕ _ਹਾਥੀਆਂ ਅਤੇ _ਰਥਾਂ ਵਿਚ ਹੀ 
ਮਰ _ਗਏ)। (ਇੰਜ ਪੁਤੀਤ ਹੋ ਰਿਹਾ ਸੀ) ਮਾਨੋ ਤ੍ਰਿਬੇਣੀ (ਇਲਾਹਾਬਾਦ) ਦੇ ਤੀਰਥ ਉਤੇ 
ਮੁਨੀ ਨਾਇਕ ਮੂਧੇ ਮੂੰਹ _ਧੂਮਰ ਪਾਨ ਕਰ ਰਹੇ _ਹੋਣ।੩। 

ਸੂਰਮੇ ਕਵਚ, ਕ੍ਰਿਪਾਨਾਂ, ਬੱਥੇ, ਆਦਿ ਲਕ ਨਾਲ ਬੰਨ੍ਹ ਕੇ ਕਦ ਵਿਚ ਬੜੇ ਉੱਚੇ ਸ਼ੋਭਾ 


ਉਥੇ ਸੂਰਮਿਆਂ ਵਿਚ ਬੜਾ _ਨਿਸੰਗ ਯੁੱਧ ਹੋਇਆ ਅਤੇ ਸ਼ਿਵ 
('ਅਰਧੰਗੀ”) ਨੇ ਆਪ _ਨਾਚ _ਕੀਤਾ। (ਸੂਰਮੇ) ਰੋਸ ਨਾਲ ਭਰ ਗਏ ਅਤੇ ਡਰ ਕੇ ਰਣ ਤੋਂ 
ਮੁੜੇ ਨਹੀਂ ਅਤੇ _ਵਿਦੇਸੀ (ਫਿਰੰਗੀ) ਲੋਕ _ਸੂਰਜ _(ਦੇ ਲਾਲ) _ਰੰਗ _ਵਿਚ _ਰੈਗੇ _ਗਏ।੪। 
ਜੱਪਣਾ 

ਮਹਾਭਾਰਤ ਨਾਲੋਂ ਵੀ ਵੱਡਾ ਯੁੱਧ ਹੋਇਆ ਅਤੇ ਹੰਕਾਰੀ ਸ਼ੂਰਬੀਰ ਨਚ _ਉਠੇ। (ਸੂਰਮਿਆਂ 
ਨੇ ਦੈਂਤ ਉਤੇ) ਬਹੁਤ ਵਾਰ ਕੀਤੇ, ਪਰ ਉਸ ਨੂੰ ਇਕ ਵੀ ਨ ਲਗਿਆ। (ਸਗੋਂ) ਦੈਂਤ ਕ੍ਰੋਧ 
ਨਾਲ ਹੋਰ _ਭੜਕ _ਪਿਆ।੫। 

ਉਸ ਨੇ ਇਕ ਹੱਥ ਵਿਚ ਗਦਾ ਪਕੜ ਲਈ ਅਤੇ ਦੂਜੇ ਹੱਥ ਵਿਚ ਤਲਵਾਰ _ਖਿਚ 
ਲਈ। ਦੈੱਤ ਜਿਸ ਨੂੰ ਦੌੜ ਕੇ ਸਟ ਮਾਰਦਾ, (ਉਸ ਨੂੰ) ਇਕੋ ਹੀ ਸਟ ਨਾਲ ਚਿਥ ਦਿੰਦਾ।੬। 

ਜੋ ਕੋਈ ਉਸ ਉਤੇ ਸਟ ਮਾਰਦਾ ਤਾਂ ਉਸ ਦੀ ਕ੍ਰਿਪਾਨ ਟੁਟ ਕੇ ਹੱਥ ਵਿਚ ਹੀ ਰਹਿ 
ਜਾਂਦੀ। _ਤਦ ਦੈਂਤ ਹੋਰ ਗੁੱਸਾ ਕਰਦਾ ਅਤੇ ਬਹੁਤੇ _ਵਿਦੇਸੀਆਂ ('ਫਿਰੰਗਨਿ”) ਦੇ ਪ੍ਰਾਣ ਹਰ 
ਲੈ'ਦਾ।੭। 


੪੯੪ 


ਸੀ _ਦਸਮ-ਗ੍ਰੰਥ ਸਾਹਿਬ 


ਭੱਲਨਾ ਛੰਦ 
ਮਹਾ ਨਾਦਿ ਕੈ ਕੈ ਜਬੈ ਦੈਤ ਧਾਵੈ। ਘਨੀ ਸੈਨ ਕੋ ਮਾਰਿ ਕੈ ਕੈ ਸੁ ਜਾਵੈ। 
ਬਿਯੋ ਕੌਨ ਜੋਧਾ ਲਰੈ ਰੋਸ ਕੈ ਕੈ। ਚਲੇ ਬਾਜ ਹੇਰੈ ਮਹਾ ਤਾਪ ਤੈ ਕੈ। ੮। 


ਲਖੇ ਦੈਤ ਭਾਰੀ ਸਭੈ ਭੂਪ ਭਾਗੈ। ਮਹਾ ਤ੍ਰਾਸ ਕੇ ਤਾਪ ਸੋ ਅਨੁਰਾਗੈ। 
ਚਲੇ ਭਾਜਿ ਕੈ ਕੈ ਹਠੀ ਨਾਰਿ ਨ੍ਯਾਏ। __ਕਰੀ ਬਾਜ ਰਾਜੇ ਪਿਯਾਦੇ ਪਰਾਏ। ੯। 


ਚੱਪਲਾਂ 
ਸੈਨ ਭਜਤ ਲਖਿ ਭਟਿ ਰਿਸਿ ਭਰੇ। ਪਲਟਿ ਕੋਪ ਕੈ ਕੈ ਫਿਰਿ ਪਰੈ। 
ਜੇਤੇ ਲਖੇ ਦੈਤ ਫਿਰਿ ਆਏ। ਘਾਇ ਘਾਇ ਜਮ ਲੋਕ ਪਠਾਏ। _੧0। 


ਬੀਸ ਹਜਾਰ ਕਰੀ ਤਿਨ ਘਾਯੋ। ਤੀਸ ਹਜਾਰ ਸੁ ਬਾਜ ਖਪਾਯੋ। 


ਚਾਲਿਸ ਸਹਸ _ਤਹਾ ਰਥ ਕਾਟੇ। ਅਭੂਨ ਜ੍ਯੋ ਜੋਧਾ _ਚਲਿ _ਫਾਟੇ। ੧੧। 
ਦੰਹਰਾ 
ਬਹੁਰਿ ਗਦਾ ਗਹਿ ਹਾਥ ਮੈ ਪੂਤਿਨਾ ਪਤਨ _ਅਪਾਰ। 
ਭਾਤਿ ਭਾਤਿ ਸੰਘੂਤ ਭਯੋ ਕਛੂ ਨ _ਸੰਕ _ਬਿਚਾਰ। _੧੨। 
ਦੱਪਲ? 
ਤਾ ਸੌ ਜੁਧ ਸਭੈ ਕਰਿ ਹਾਰੇ। ਤਿਨ ਤੇ ਗਏ ਨ ਅਸੁਰ ਸੰਘਾਰੇ। 
ਉਗਿਯੋ ਚੰਦੂ ਸੂਰ _ਅਸਤਾਏ। ਸਭ ਹੀ ਸੁਭਟ ਗ੍ਰਿਹਨ ਹਟਿ ਆਏ। _੧੩। 
ਭਯੋ ਪ੍ਰਾਤ ਜਬ _ਤਮ ਮਿਟਿ ਗਯੋ। ਕੋਪ ਬਹੁਰਿ ਸੂਰਨ ਕੋ _ਭਯੋ। 
ਫੌਜੈ ਜੋਰਿ ਤਹਾ ਚਲਿ ਆਏ। ਜਿਹ ਠਾ ਦੈਤ ਘਨੇ ਭਟ ਘਾਏ। ੧੪। 


ਡਾਰਿ ਪਾਖਰੈ ਤੁਰੇ _ਨਚਾਵੈ। ਕੇਤੇ ਚੰਦੁਹਾਸ _ਚਮਕਾਵੈ। 
ਤਨਿ ਤਨਿ _ਕੇਤਿਕ _ਬਾਨਨ _ਮਾਰੈ। ਅਮਿਤ _ਘਾਵ ਦਾਨਵ ਪਰ _ਡਾਰੈ। _੧੫। 


ਭੱਲਨਾ ਛੰਦ 


ਹਨ੍ਯੋ ਆਪੁ ਦਾਨਵ ਗਦਾ ਹਾਥ ਲੈ ਕੈ। ਲਈ ਕਾਢਿ ਕਾਤੀ ਮਹਾ ਕੋਪ ਕੈ ਕੈ। 
ਮਾਰੇ। _ਗਿਰੇ _ਭਾਤਿ ਐਸੀ ਨ ਜਾਵੈ ਬਿਚਾਰੇ। _੧੬। 


ਪੂੰਮੈ। ਕਿਤੇ ਜੁਧ ਜੋਧਾ ਪਰੇ ਆਨਿ ਭੂਮੇ। 
ਛੋਰੈ। ਕਿਤੇ ਜੁਧ ਸੌਡੀਨ ਕੇ ਸੀਸ ਤੋਰੈ। ੧੭। 


ਰਿ ਕਹੂੰ ਛੇਤ੍ਰ ਛਤ੍ਰੀ ਕਰੀ ਤਾਜ ਡਾਰੇ। 
ਸਭੈ _ਹਾਰਿ ਮਾਨੀ। ਕਛੂ ਲਾਜ ਕੀ ਬਾਤ ਕੈ ਨਾਹਿ ਜਾਨੀ। ੧੮। 


ਚਰਿਤ੍ਰ ਪਾਖਿਆਨ ੪੯੫ 


ਭਾਲੰਨ ਛੰਦ 

ਸਦੀ ਹਦ ਪਰੀ ਪਹਿ ਜਤੀ ਪਰਲ ਸਤ ਸੀ ਹਰ 
ਕੇ ਜਾਂਦਾ। ਹੋਰ ਕਿਹੜਾ ਸੂਰਮਾ ਹੈ ਜੋ ਉਸ ਨਾਲ ਰੋਹ ਵਿਚ ਕੇ ਲੜੇ। (ਉਸ ਨੂੰ) ਵੇਖ 
ਕੇ (ਯੋਧੇ) ਬਹੁਤ ਤੇਜ਼ੀ ਨਾਲ ਘੋੜਿਆਂ ਸਹਿਤ _ਭਜੀ ਜਾਂਦੇ 

(ਇਸ) ਵੱਡੇ ਦੈਂਤ ਨੂੰ ਵੇਖ ਕੇ ਸਾਰੇ ਰਾਜੇ ਭਜ ਗਏ 
ਦੁਖੀ ਹੋਏ _ਹਨ। ਹਾਥੀਆਂ, ਘੋੜਿਆਂ ਵਾਲੇ ਅਤੇ _ਪਿਆਦੇ ਸਾਰੇ _ਹਠੀਲੇ ਰਾਜੇ ਧੌਣਾਂ ਨੀਵੀਆਂ 
ਕਰ ਕੇ ਭਜੀ ਜਾ ਰਹੇ ਹਨ।੯। 
ਚੱਪਲਾਂ 


ਆ 
ਹਨ 


1 


ਸੈਨਾ ਨੂੰ ਭਜਦਿਆਂ ਵੇਖ ਕੇ ਸੂਰਮੇ ਰੋਹ ਵਿਚ ਆ ਗਏ ਹਨ ਅਤੇ ਕ੍ਰੋਧਿਤ ਹੋ ਕੇ ਫਿਰ 
ਪਲਟ ਪਏ _ਹਨ। (ਦੈਂਤ ਨੇ) ਜਿਤਨਿਆਂ ਨੂੰ ਪਰਤਦਿਆਂ ਵੇਖਿਆ, (ਉਨ੍ਹਾਂ ਨੂੰ) ਮਾਰ ਮਾਰ ਕੇ 
ਯਮਲੋਕ ਭੇਜ ਦਿੱਤਾ।੧0। 

ਉਸ ਨੇ ਵੀਹ ਹਜ਼ਾਰ ਹਾਥੀ ਮਾਰ ਦਿੱਤੇ ਅਤੇ ਤੀਹ ਹਜ਼ਾਰ ਘੋੜੇ ਨਸ਼ਟ ਕਰ _ਦਿੱਤੇ। 
ਉਥੇ ਚਾਲੀ ਹਜ਼ਾਰ ਰਥ _ਕਟੇ ਗਏ ਅਤੇ _ਬਦਲਾਂ ਵਾਂਗ ਸੂਰਮਿਆਂ (ਦੇ ਦਲ) ਫਟ _ਗਏ।੧੧। 
ਦੰਹਰਾ 

(ਦੈਂਤ ਨੇ) ਫਿਰ ਹੱਥ ਵਿਚ ਗਦਾ ਫੜ ਕੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਅਤੇ 
ਕਈ ਤਰ੍ਹਾਂ ਨਾਲ _ਨਿਸੰਗ ਹੋਕੇ (ਸਭ ਨੂੰ) _ਸੰਘਾਰ ਦਿੱਤਾ।੧੨। 
ਚੱਪਣਾ 

ਉਸ ਨਾਲ ਯੁੱਧ ਕਰ ਕੇ ਸਾਰੇ ਹਾਰ ਗਏ, ਪਰ ਕਿਸੇ ਤੋਂ ਵੀ ਦੈਂਤ ਮਾਰਿਆ ਨ ਜਾ 
ਸਕਿਆ। ਚੰਦੂਮਾ ਨਿਕਲ ਆਇਆ ਅਤੇ ਸੂਰਜ ਡੁਬ _ਗਿਆ। ਸਾਰੇ ਯੋਧੇ ਆਪਣਿਆਂ 
ਠਿਕਾਣਿਆਂ ਉਤੇ ਪਰਤ _ਆਏ।੧੩। 

ਜਦ ਸਵੇਰਾ ਹੋਇਆ ਅਤੇ ਹਨੇਰਾ ਖ਼ਤਮ ਹੋ _ਗਿਆ। ਸੂਰਮਿਆਂ ਨੂੰ ਫਿਰ ਰੋਹ ਚੜ੍ਹ 
ਗਿਆ। ਫ਼ੌਜਾਂ ਜੋੜ ਕੇ ਉਥੇ ਚਲ ਕੇ ਆਏ ਜਿਥੇ ਦੈਂਤ ਨੇ ਬਹੁਤ ਸੂਰਮੇ ਮਾਰੇ ਸਨ।੧੪। 

ਜ਼ੀਨਾਂ ਪਾ ਕੇ ਘੋੜਿਆਂ ਨੂੰ ਨਚਾਉਣ ਲਗੇ ਅਤੇ _ਕਿਤਨੇ ਤਲਵਾਰਾਂ _('ਚੰਦੁਹਾਸ”) 
ਚਮਕਾਉਣ _ਲਗੇ। ਕਈ _ਤਣ ਤਣ ਕੇ ਬਾਣ ਚਲਾਣ ਲਗੇ _ਅਤੇ ਬੇਸ਼ੁਮਾਰ _ਸਟਾਂ ਦੈਂਤ 
ਮਾਰਨ _ਲਗੇ।੧੫। 
ਭਜਨ ਛੰਦ 


02੧੨ ॥੨੧੨ 


ਗਿਆ। ਬਹੁਤ ਅਧਿਕ ਕ੍ਰੋਧ ਕਰ ਕੇ 
(ਉਸ ਨਾਲ) ਜੋ ਵੀ ਲੜਾਈ ਲਈ ਆਣ ਢੁਕੇ, ਉਹ ਸਾਰੇ _ਰਣਭੂਮੀ 


ਆਣ ਡਿਗੇ _ਹਨ। ਕਿਤਨੇ ਪਾਣੀ ਮੰਗ ਰਹੇ ਹਨ, ਕਿਤਨੇ 
ਰਹੇ ਕਿਤਨੇ ਹੀ ਸੂਰਮਿਆਂ ਦੇ ਸੀਸ ਤੋੜ ਦਿੱਤੇ _ਹਨ।੧੭। 
; ਕਿਤੇ ਰਾਜੇ ਮਾਰੇ ਗਏ _ਹਨ। ਕਿਤੇ ਰਣ-ਭੂਮੀ ਵਿਚ ਸੂਰਮਿਆਂ ਦੇ ਹਾਥੀ 

ਸਾਰੇ ਯੋਧੇ ਹਾਰ ਮੌਨ ਕੇ _ਭਜੀ ਜਾ ਰਹੇ ਹਨ ਅਤੇ ਕਿਸੇ ਨੇ ਵੀ 


੮ ॥ 
3 3 
ਕੋ, ਹੈ 


੪੯੬ 


ਸੀ _ਦਸਮ-ਗ੍ਰੰਥ ਸਾਹਿਬ 


ਹਠੀ ਜੇ ਫਿਰੰਗੀ ਮਹਾ ਕੋਪ ਵਾਰੈ। ਲਰੇ ਆਨਿ ਤਾ ਸੋ ਨ ਨੈਕੈ ਪਧਾਰੇ। 
ਛਕੈ ਛੋਭ ਛਤ੍ਰੀ ਮਹਾ ਕੋਪ ਢੂਕੇ। ਚਹੂੰ ਓਰ ਤੇ ਮਾਰ ਹੀ ਮਾਰਿ ਕੂਕੇ। ੧੯। 


ਕਿਤੇ ਆਨਿ ਜੂਝੇ ਸਭੈ ਖੇਤ ਘਾਏ। ਬਚੇ _ਜੀਤਿ ਤੇ ਛਾਡਿ ਖੇਤੈ ਪਰਾਏ। 
ਹਠੇ ਜੇ _ਹਠੀਲੇ _ਹਠੀ ਖਗ ਕੂਟੇ। ਮਹਾਰਾਜ _ਬਾਜੀਨ ਕੇ _ਮੂੰਡ ਫੂਟੇ। ੨0। 


ਚੱਪਣਾ 
ਬੀਸ ਹਜਾਰ ਕਰੀ ਕੁਪਿ ਮਾਰੇ। ਤੀਸ ਹਜਾਰ ਅਸ੍ਹ ਹਨਿ ਡਾਰੈ। 
ਚਾਲਿਸ ਸਹਸ ਰਥਿਨ ਰਥ_ਟੂਟੈ। ਸਾਠਿ ਸਹਸੂ ਰਥੀ ਹੂੰ ਕੂਟੇ। ੨੧। 


ਦੰਹਰਾ 
ਏਤੀ ਸੈਨ _ਸੰਘਾਰਿ ਕੈ ਪੈਦਲ ਹਨ੍ਯੋ _ਅਪਾਰ। 
ਜਨੁ ਕਰਿ ਜਏ ਨ ਕਾਂਖਿ ਤੇ ਆਏ ਨਹਿ ਸੰਸਾਰ। ੨੨। 


ਚੱਪਲਾਂ 
ਸਭ ਹੀ ਬੀਰ ਜੁਧ ਕਰਿ ਹਾਰੇ। ਤਿਨ ਤੇ ਗਏ ਨ ਦਾਨੌ ਮਾਰੈ। 
ਖੇਤ ਛੋਰਿ ਸਭ ਹੀ ਘਰ ਗਏ। _ਮਤੋ ਕਰਤ ਐਸੀ ਬਿਧਿ ਭਏ। ੨੩। 


ਸ਼ਵੰਯਾ 
ਕੈਸੇ ਹੂੰ _ਮਾਰਿਯੋ ਮਰੈ ਨ ਨਿਸਾਚਰ ਜੁਧ ਸਭੈ ਕਰਿ ਕੈ ਭਟ ਹਾਰੇ। 
ਬਾਨ ਕ੍ਰਿਪਾਨ ਗਦਾ _ਬਰਛੀਨ _ਕੇ _ਭਾਤਿ _ਅਨੇਕਨ ਘਾਇ ਪ੍ਰਹਾਰੇ। 
ਸੋ ਨਹਿ ਭਾਜਤ _ਗਾਜਤ ਹੈ ਰਨ ਹੋਤ ਨਿਵਰਤਨ ਕ੍ਯੋ ਹੂੰ _ਨਿਵਾਰੇ। 
ਦੇਸ ਤਜੈ ਕਹੂੰ ਜਾਇ ਬਸੈ ਕਹ ਆਵਤ ਹੈ ਮਨ ਮੌਤ _ਤਿਹਾਰੇ। ੨੪। 


ਚੱਪਲਾਂ 


ਇੰਦੂਮਤੀ ਬੇਸ੍ਹਾ ਤਹ ਰਹਈ। ਅਧਿਕ ਰੂਪ ਤਾ ਕੌ ਜਗ _ਕਹਈ। 
ਸੂਰਜ ਚੰਦੂ ਜੋਤਿ ਜੋ _ਧਾਰੀ। ਜਨੁ _ਯਾਹੀ ਤੇ ਲੈ ਉਜਿਯਾਰੀ। _੨੫। 


ਦੰਹਰਾ 
ਤਿਨ ਬੀਰਾ ਤਹ ਤੇ ਲਯੋ ਚਲੀ ਤਹਾ ਕਹ _ਧਾਇ। 
ਬਸਤ੍ਰ ਪਹਿਰਿ ਤਿਤ ਕੌ ਚਲੀ ਜਿਤ ਅਸੁਰਨ ਕੋ _ਰਾਇ। ੨੬। 


ਚੱਪਲਾਂ 
ਮੇਵਾ ਔਰ _ਮਿਠਾਈ ਲਈ। _ਮਾਟਨ ਮੋ ਧਰ ਪਰ ਭਰਿ ਦਈ। 
ਜਹ ਫਲ ਖਾਤ ਅਸੁਰ ਕੋ _ਰਾਈ। ਤਿਨ ਲੈ ਬਨ ਸੋ ਸਕਲ ਲਗਾਈ। _੨੭। 


ਚਰਿਤ੍ਰ ਪਾਖਿਆਨ ੪੯੭ 


ਜੋ ਬਹੁਤ ਕ੍ਰੋਧੀ ਅਤੇ _ਹਠੀਲੇ _ਵਿਦੇਸੀ (ਫਿਰੰਗੀ) ਸਨ, (ਉਹ) ਉਸ _ਨਾਲ ਲੜਨ 
ਆਏ ਅਤੇ ਜ਼ਰਾ ਜਿੰਨੇ ਵੀ ਨਹੀਂ ਟਲੇ। ਸਾਰੇ ਛਤ੍ਰੀ ਬਹੁਤ ਰੋਹ ਨਾਲ ਭਰੇ ਹੋਏ ਆਣ ਢੁਕੇ 
ਹਨ ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਕੂਕ _ਰਹੇ _ਹਨ।੧੯। 

ਕਿਤਨੇ ਹੀ (ਸੂਰਮੇ) ਆ ਕੇ ਲੜੇ ਹਨ ਅਤੇ ਰਣ-ਖੇਤਰ ਵਿਚ ਮਾਰੇ _ਗਏ _ਹਨ। 
ਜਿਹੜੇ _ਬਚੇ ਸਨ ਉਹ ਜੀਉਂਦੇ ਜੀ _ਰਣ-ਖੇਤਰ ਨੂੰ ਛਡ ਕੇ ਭਜ ਗਏ _ਹਨ। _ਹਠੀ ਸੂਰਮੇ 
ਹਠੀਲਿਆਂ _ਦੀਆਂ ਤਲਵਾਰਾਂ ਨਾਲ _ਕੁਟੇ ਜਾ ਰਹੇ ਹਨ ਅਤੇ ਮਹਾਨ ਰਾਜਿਆਂ ਦੇ ਘੋੜਿਆਂ 
ਦੇ ਸਿਰ ਫੋੜੇ ਜਾ ਰਹੇ ਹਨ।੨0। 


ਚੱਪਲਾਂ 


(ਦੈਂਤ ਨੇ) ਕ੍ਰੋਧ ਕਰ ਕੇ ਵੀਹ ਹਜ਼ਾਰ _ਹਾਥੀ ਮਾਰੇ _ਹਨ ਅਤੇ ਤੀਹ ਹਜ਼ਾਰ ਘੋੜੇ 
ਸੰਘਾਰ ਦਿੱਤੇ ਹਨ। ਚਾਲੀ ਹਜ਼ਾਰ _ਰਥਵਾਨਾਂ ਦੇ ਰਥ ਟੁਟ ਗਏ ਹਨ ਅਤੇ ਸੌਠ ਹਜ਼ਾਰ ਰਥੀ 


ਵੀ ਮਾਰ _ਦਿੱਤੇ _ਹਨ।੨੧। 
ਦੰਹਰਾ 

ਇਤਨੀ ਸੈਨਾ ਮਾਰ ਕੇ ਬੇਸ਼ੁਮਾਰ ਪੈਦਲ ਮਾਰ ਦਿੱਤੇ, ਮਾਨੋ (ਇਹ ਮਾਵਾਂ ਦੀਆਂ) ਕੁਖਾਂ 
ਤੋਂ ਜਨਮ ਲ! ਕੇ ਸੰਸਾਰ ਵਿਚ ਆਏ ਹੀ ਨ ਹੋਣ।੨੨। 


ਜੱਪਣਾ 

ਸਾਰੇ _ਸੂਰਮੇ ਯੁੱਧ _ਕਰ ਕੇ ਹਾਰ _ਗਏ। ਉਨ੍ਹਾਂ ਕੋਲੋਂ ਦੈਂਤ ਨ ਮਾਰਿਆ ਗਿਆ। _ਰਣ- 
ਭੂਮੀ ਛਡ ਕੇ ਸਭ ਘਰ ਚਲੇ _ਗਏ। _ਇਸ ਪ੍ਰਕਾਰ ਦਾ ਮਤਾ ਪਕਾਉਣ _ਲਗੇ।੨੩। 
ਹਾਵੰਯਾ 

ਸਾਰੇ ਹੀ ਸੈਨਿਕ ਯੁੱਧ ਕਰ ਕੇ ਥਕ ਗਏ ਹਨ, ਪਰ ਕਿਸੇ ਤੜ੍ਹਾਂ ਵੀ ਦੈਂਤ ਮਾਰਿਆ 
ਨਹੀਂ ਜਾ _ਰਿਹਾ। _ਬਾਣਾਂ, ਕ੍ਰਿਪਾਨਾਂ, ਗਦਾਵਾਂ, _ਬਰਛੀਆਂ ਨਾਲ ਅਨੇਕ ਤਰ੍ਹਾਂ ਨਾਲ _ਵਾਰ ਕੀਤੇ 
ਗਏ ਹਨ। ਪਰ ਉਹ ਭਜਦਾ ਨਹੀਂ, ਰਣ ਵਿਚ (ਡਟ ਕੇ) ਗਜਦਾ ਹੈ। (ਉਹ) ਕਿਸੇ ਤਰ੍ਹਾਂ ਵੀ 
(ਯੁੱਧ-ਭੂਮੀ ਵਿਚ) ਹਟਾਇਆਂ ਹਟਦਾ ਨਹੀਂ। ਕੀ ਦੇਸ਼ ਛਡ ਕੇ ਕਿਤੇ ਹੋਰ ਜਾ ਵਸੀਏ, ਤੁਹਾਡੇ 
ਮਨ ਵਿਚ _ਕੀ ਸੋਚ ਆਉਂਦੀ ਹੈ।੨੪। 
ਚੱਪਣਾ 

ਇੰਦੁਮਤੀ ਨਾਂ ਦੀ ਇਕ ਵੇਸਵਾ ਉਥੇ ਰਹਿੰਦੀ ਸੀ। ਸਾਰਾ ਸੰਸਾਰ ਉਸ ਨੂੰ ਅਤਿ ਸੁੰਦਰ 
ਕਹਿੰਦਾ ਸੀ। ਮਾਨੋ ਸੂਰਜ ਅਤੇ ਚੰਦੂਮਾ ਨੇ ਜੋ ਜੋਤਿ ਧਾਰੀ ਹੋਈ ਹੈ, ਉਹ ਸ਼ਾਇਦ (ਇਨ੍ਹਾਂ ਨੇ) 
ਉਸੇ ਤੋਂ ਹੀ ਲਈ ਹੋਵੇ।੨੫। 
ਦੰਹਾਰਾ 

(ਸਾਰਿਆਂ ਦੁਆਰਾ ਨ ਕੀਤੇ ਜਾ ਸਕਣ ਕਰ ਕੇ) ਉਸ (ਇੰਦੁਮਤੀ) ਨੇ ਬੀੜਾ ਚੁਕਿਆ 
(ਅਤੇ ਦੈੱਤ ਨੂੰ ਨਸ਼ਟ ਕਰਨ ਲਈ) ਉਥੋਂ ਲਈ ਚਲ ਪਈ। (ਉਹ) ਬਸਤ ਪਾ ਕੇ ਉਸ ਪਾਸੇ 
ਵਲ ਚਲ _ਪਈ ਜਿਥੇ _ਦੈੱਤਾਂ ਦਾ ਰਾਜਾ (ਬੈਠਾ ਹੋਇਆ) ਸੀ।੨੬। 
ਚੱਪਣਾ 

(ਵੇਸਵਾ ਨੇ) ਮੇਵੇ ਅਤੇ ਮਠਿਆਈ ਲੈ ਕੇ ਮਟਕਿਆਂ ਵਿਚ ਭਰ ਕੇ ਧਰਤੀ ਉਤੇ ਰਖ 
ਦਿੱਤੀ। ਜਿਥੇ ਦੈਂਤ ਰਾਜਾ ਫਲ ਖਾਂਦਾ ਸੀ, ਉਸ ਸਭ ਨੂੰ ਲੈ ਕੇ (ਉਸ ਨੇ) ਬਨ ਵਿਚ (ਡੇਰਾ) 
ਲਗਾ _ਦਿੱਤਾ।੨੭। 


੪੯੮ 


ਸੀ _ਦਸਮ-ਗ੍ਰੰਥ ਸਾਹਿਬ 
ਜਬ ਦਾਨੋ ਕੌ ਭੂਖਿ ਸੰਤਾਯੋ। ਤਬ _ਬਨ ਕੇ ਭਛਨ ਫਲ ਆਯੋ। 
ਮਾਟ _ਫੋਰਿ ਪਕਵਾਨ _ਚਬਾਇਸ। _ਮਦਰਾ _ਪਿਯਤ ਅਧਿਕ _ਮਨ _ਭਾਇਸ। _੨੮। 


ਪੀ _ਮਦਰਾ ਭਯੋ ਮਤ _ਅਭਿਮਾਨੀ। ਯਹ _ਜਬ ਬਾਤ _ਬੇਸੁਵਨ _ਜਾਨੀ। 
ਭਾਤਿ _ਭਾਤਿ ਬਾਦਿਤ੍ਰ _ਬਜਾਏ। _ਗੀਤਿ ਅਨੇਕ ਤਾਨ ਕੈ _ਗਾਏ। ੨੯। 


ਜ੍ਯੋ _ਜ੍ ਯੋ ਪਾਤ _ਨਾਚਤੀ ਆਵੈ। ਤ੍ਯੋ _ਤ੍ਯੋ _ਦਾਨੋ ਸੀਸ ਢੁਰਾਵੈ। 
ਕੋਪ ਕਥਾ ਜਿਯ ਤੇ ਜਬ ਗਈ। ਕਰ ਕੀ ਗਦਾ ਬਖਸਿ ਕਰ ਦਈ। ੩0। 


ਆਈ ਨਿਕਟ _ਲਖੀ ਜਬ ਪ੍ਯਾਰੀ। ਹੁਤੀ ਕ੍ਰਿਪਾਨ ਸੋਊ ਦੈ _ਡਾਰੀ। 
ਆਯੂਧ _ਬਖਸਿ _ਨਿਰਾਯੂਧ _ਭਯੋ। ਯਹ _ਸਭ _ਭੇਦ ਤਿਨੈ ਲਖਿ _ਲਯੋ। _੩੧। 


ਨਾਚਤ ਨਿਕਟ ਦੈਤ ਕੇ ਆਈ। _ਸਾਂਕਰ ਕਰ ਸੌ ਗਈ ਛੁਆਈ। 
ਤਾ ਸੋ ਜੰਤਰ ਮੰਤ੍ਰ ਇਹ ਕੀਯੋ। ਭੇਟ੍ਯੋ ਤਨਿਕ ਕੈਦ ਕਰਿ ਲੀਯੋ। ੩੨। 
ਦੰਹਰਾ 


ਤਨਿਕ _ਛੁਅਤ _ਤਾ ਕੇ ਤੁਰਤ _ਬਾਧਿ ਗਯੋ __ਤਤਕਾਲ। 
ਦਾਨਵ ਕੋ __ਬਾਧਤ ਭਈ ਇਹ ਚਰਿਤੂ ਕਰਿ _ਬਾਲ। ੩੩। 


ਭਾਲ਼ੰਨਾ ਛੰਦ 


ਛਲਿਯੋ ਛੈਲ ਦਾਨੋ ਇਸੀ _ਛਲੈ _ਬਾਲਾ। _ਲੀਯੋ _ਬਸ੍ਯ ਕੈ _ਕੈ ਮਹਾ ਰੂਪ _ਆਲਾ। 
ਬੰਧ੍ਯੋ ਬੀਰ ਮੌਤ੍ਰਾਨ ਕੇ ਜੋਰ ਆਯੋ। ਸਭੈ ਗ੍ਰਾਮ _ਬਾਸੀਨ ਕੌ ਲੈ ਦਿਖਾਯੋ। ੩੪। 


ਪ੍ਰਥਮ ਗ੍ਰਾਮ _ਬਾਸੀਨ ਕੌ ਲੈ ਦਿਖਾਰਿਯੋ। ਪੁਨਿਰ ਖੋਂਦਿ ਭੂਮੈ ਤਿਸੈ ਗਾਡਿ ਡਾਰਿਯੋ। 


ਜਿਨੈ ਲੈ ਗਦਾ ਕੋ ਘਨੋ ਬੀਰ ਮਾਰੇ। 


ਭਏ ਤੇਜ ਮੰਤ੍ਰਾਨ ਕੇਤੇ ਬਿਚਾਰੇ। ੩੫। 


ਦੰਹਾਰਾ 
ਜਿਨ _ਖੇਚਰ ਕਰ _ਖਗ ਲੈ ਖੜ੍ਹੀ ਹਨੇ _ਅਪਾਰ। 
ਤੇ ਛੈਲੀ ਇਹ ਛਲ ਛਲਿਯੋ ਐਸੋ _ਚਰਿਤੁ _ਬਿਚਾਰ। ੩੬। ੧। 


/ਛੱਤਾ ਨਾ ਲਾਹੇਤ੍ਹ ਖਲੂਯਾਨੋ ,/ਤਰ੍‌ਯਾ ਲਾਹੇੜ੍ਹ ਮੰਨੀ ਭੂਪ ਨੰਠਾਦੇ /ਏਕ ਐਂ ਪਲੰਸ਼ਵੇਂ ਲਾਂਨਤ ਸਮਾਪਤਮ 
ਗਤ ਲੜਨ ਸਤ _9੨੫/ ੨੬੬੭/ #ਫਲੀ/ 


ਚਰਿਤ੍ਰ ਪਾਖਿਆਨ ੪੯੯ 


ਜਦੋਂ ਦੈਂਤ ਨੂੰ ਭੁਖ ਲਗੀ, ਤਦੋਂ ਬਨ ਵਿਚ ਫਲ ਖਾਣ ਲਈ ਆਇਆ। _ਮਟਕੇ ਫੋੜ 
ਕੇ ਪਕਵਾਨ ਖਾਧੇ ਅਤੇ ਮਨ ਭਰ ਕੇ ਬਹੁਤ ਸ਼ਰਾਬ _ਪੀਤੀ।੨੮। 


ਸ਼ਰਾਬ ਪੀ ਕੇ ਅਭਿਮਾਨੀ (ਦੈਂਤ) ਬੇਸੁੱਧ _ਹੋ__ਗਿਆ। _ਜਦ ਵੇਸਵਾ ਨੂੰ ਇਹ ਗੱਲ 
ਯਕੀਨੀ ਹੋ_ ਗਈ। ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੇ ਵਾਜੇ ਵਜਾਏ ਅਤੇ ਅਨੇਕ ਤਾਨਾਂ ਵਾਲੇ ਗੀਤ 
ਗਏ ।੨੯। 

ਜਿਉਂ ਜਿਉਂ ਵੇਸਵਾ ਨਚਦੀ ਆ ਰਹੀ ਸੀ ਤਿਉਂ ਤਿਉਂ ਦੈਂਤ ਸਿਰ ਹਿਲਾ ਰਿਹਾ _ਸੀ। 
ਜਦ ਗੁੱਸੇ ਦੀ ਕਥਾ (ਅਰਥਾਤ! ਜੰਗ ਦਾ ਜਨੂੰਨ) ਮਨ ਤੋਂ ਖਤਮ ਹੋ ਗਿਆ, ਤਦ ਹੱਥ ਦੀ 
ਗਦਾ (ਵੇਸਵਾ ਨੂੰ) ਬਖ਼ਸ਼ _ਦਿੱਤੀ।੩0। 

ਜਦ ਉਸ ਨੇ ਪਿਆਰੀ ਨੂੰ ਨੇੜੇ ਆਇਆ ਵੇਖਿਆ ਤਾਂ (ਉਸ ਪਾਸ ਜੋ ਸੀ 
ਉਹ ਵੀ ਦੇ ਦਿੱਤੀ। (ਉਹ) ਹਥਿਆਰ ਬਖੁਸ਼ ਕੇ ਸ਼ਸਤੁ-ਹੀਨ ਹੋ ਗਿਆ ਅਤੇ ਇਹ ਸਾਰੀ 
ਗੱਲ ਉਸ (ਵੇਸਵਾ) ਨੇ ਜਾਣ ਲਈ।੩੧। 

(ਉਹ) ਨਚਦੀ ਹੋਈ ਦੈਂਤ ਦੇ ਕੋਲ ਆਈ ਅਤੇ (ਉਸ ਦੇ) ਹੱਥ ਨਾਲ ਸੰਗਲ ਛੁਹਾ 
ਦਿੱਤਾ (ਭਾਵ ਬੰਨ੍ਹ _ਲਿਆ)। ਉਸ _ਨਾਲ ਇਹ ਜੰਤਰ ਮੰਤ੍ਰ _ਕੀਤਾ _ਅਤੇ ਜ਼ਰਾ ਜਿਹਾ _ਮਿਲਣ 
ਨਾਲ ਹੀ ਉਸ ਨੂੰ ਕੈਦ ਕਰ _ਲਿਆ।੩੨। 


ਦੰਹਰਾ 

ਉਸ ਦੇ ਜ਼ਰਾ ਜਿੰਨਾ ਛੋਹਣ ਨਾਲ (ਉਹ) ਤੁਰਤ ਬੰਨ੍ਹਿਆ ਗਿਆ। ਇਹ ਚਰਿਤ੍ਰ _ਕਰ 
ਕੇ (ਉਸ) ਇਸਤਰੀ ਨੇ ਦੈੱਤ ਨੂੰ ਬੰਨ੍ਹ _ਲਿਆ।੩੩। 
ਭਜਨ ਛੱਟ 

ਇਸਤਰੀ ਨੇ ਇਸ ਛਲ ਨਾਲ ਦੈੱਤ ਨੂੰ ਛਲ ਲਿਆ। (ਉਸ ਨੂੰ) ਮਹਾਨ ਰੂਪ ਦੇ ਘਰ 
ਵਰਗੀ (ਇਸਤਰੀ) ਨੇ ਆਪਣੇ ਵਸ ਵਿਚ ਕਰ _ਲਿਆ। ਉਹ ਯੋਧਾ ਮੰਤਰਾਂ ਦੇ ਜ਼ੋਰ ਨਾਲ 
ਬੈਨ੍ਹਿਆ ਹੋਇਆ ਆਇਆ ਅਤੇ ਸਾਰੇ ਪਿੰਡ ਵਾਸੀਆਂ ਨੂੰ (ਵੇਸਵਾ ਨੇ) ਲਿਆ ਕੇ ਵਿਖਾਇਆ।੩੪। 

ਪਹਿਲਾਂ ਉਸ ਨੇ ਸਾਰੇ ਗ੍ਰਾਮ-ਵਾਸੀਆਂ ਨੂੰ ਲਿਆ ਕੇ ਵਿਖਾਇਆ ਅਤੇ ਫਿਰ ਭੂਮੀ ਖੋਦ 
ਕੇ ਉਸ ਨੂੰ ਗਡ ਦਿੱਤਾ। ਜਿਸ ਨੇ ਗਦਾ ਲੈ ਕੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ ਸਨ, ਉਹ 
ਮੰਤਰਾਂ ਦੇ ਤੇਜ ਨਾਲ ਕਿਤਨਾ ਵਿਚਾਰਾ ਬਣਿਆ ਪਿਆ ਸੀ।੩੫। 
ਦੰਹਰਾ” 

ਜਿਸ ਦੈਂਤ ('ਖੇਚਰ”) ਨੇ ਹੌਥ ਵਿਚ ਤਲਵਾਰ ਲੈ ਕੇ ਬੇਸ਼ੁਮਾਰ ਛਤ੍ਰੀ ਮਾਰ ਦਿੱਤੇ ਸਨ, 
ਉਸ ਨੂੰ ਇਸ ਇਸਤਰੀ ਨੇ ਅਜਿਹਾ ਚਰਿਤ੍ਰ _ਕਰ _ਕੇ ਛਲ _ਲਿਆ।੩੬। 

/ਏਥੋਂ ਨੰ ਲਾਰੇਤੂੰਪ/ਮਆਨ ਦੇ ਤ੍ਰਿਯਾ ਗਾਹਤ੍ਹ ਦੇ ਮਹਾਂ ਭੂਪ ਸੰਵਾਦ ਦੇ 9੨੫ਵ' ਗਾਰੜ੍ਹ ਦੀ ਸਆਖਤ, 

ਅੜ ਸਭ _ਹੈ/ _5੨੫/ ੨੬੬੭/ ਚਲਦਾ? 


ਦੰਹਰਾ 


ਤਪੀਸਾ ਦੇਸ ਵਿਚ ਇਕ 'ਸਿਨਸਿਨੀ” ਨਾਂ ਦੀ ਗੜ੍ਹੀ ਸੀ। ਉਸ ਨੂੰ ਕੋਈ ਵੀ ਜਿਤ ਨ 
ਸਕਿਆ, (ਭਾਵੇਂ) ਅਨੇਕਾਂ ਲੜ ਲੜ ਕੇ ਚਲੇ _ਗਏ।੧। 


੫00 


ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ 
ਅਬਦੁਲ ਨਬੀ ਤਹਾ ਕਹ _ਧਾਯੋ। ਚਾਰਿ ਦ੍ਰਯੋਸ ਲਗਿ ਜੁਧ _ਮਚਾਯੋ। 
ਅਧਿਕ _ਮਾਰਿ ਗੋਲਿਨ ਕੀ ਭਈ। ਭ੍ਰਿਤਨ ਬਿਸਰ ਸਕਲ ਸੁਧਿ ਗਈ। _੨। 
ਆਖਰ ਗੜੀ ਤਵਨ ਕੌ ਤੋਰਿਯੋ। ਯਾ ਕੌ ਕਿਨੀ ਨ ਮੁਹਰੋਂ ਮੋਰਿਯੋ। 
ਅਟਕਤ ਏਕ ਅਟਾਰੀ ਭਈ। ਅਧਿਕ ਮਾਰਿ _ਗੋਲਿਨ ਕੀ ਦਈ। ੩। 


ਭਰਿ ਭਰਿ ਤੁਪਕ ਤਵਨ ਤ੍ਰਿਯ ਲ੍ਯਾਵੈ। ਲੈ ਲੈ ਕਰ ਮੈ ਪੁਰਖ _ਚਲਾਵੈ। 
ਤਕਿ ਤਕਿ ਤਨ ਜਾ ਕੇ ਮੈ ਮਾਰੈ। ਹੈ ਗੈ ਰਥ ਬੀਰਾਨ ਬਿਦਾਰੈ। ੪। 


ਭਰਿ ਬੰਦੂਕ _ਤ੍ਰਿਯ _ਸਿਸਤ _ਬਨਾਈ। _ਖਾਨ ਨਬੀ ਕੇ ਹ੍ਿਦੈ ਲਗਾਈ। 
ਲਾਗਤ ਘਾਇ _ਹਾਹਿ ਨਹਿ ਭਾਖਿਯੋ। ਮਾਰਿ ਪਾਲਕੀ _ਭੀਤਰਿ _ਰਾਖਿਯੋ। _੫। 


ਦੰਹਰਾ” 
ਸੰਗ ਹਨ੍ਯੋ _ਉਤੈ ਜੁਧ ਅਤਿ ਹੋਇ। 
ਲੈ 


ਕਰ 


ਤੁਪਕ ਕੇ 

ਭ੍ਰਿਤ ਪਤਿ ਲੈ ਘਰ ਗਏ ਉਤੈ ਨ ਜਾਨਤ ਕੋਇ। ੬। 
ਤੋਪਚੀ ਤੁਪਕ _ਲੈ _ਬਾਧੀ _ਸਿਸਤ _ਬਨਾਇ। 

ਕੇ ਪਤਿ ਕੇ ਉਰ ਬਿਖੈ ਗੋਲੀ ਹਨੀ ਰਿਸਾਇ। ੭। 


ਤੋ ਗ੍ਰ 


ਚੱਪਾਣ? 
ਲਗੇ ਤੁਪਕ ਕੇ _ਬ੍ਰਿਣ ਭਟ ਜੂਝਿਯੋ। _ਠਾਢੀ ਨਿਕਟ ਤਵਨ _ਤ੍ਰਿਯ ਬੂਝਿਯੋ। 
ਚਕਮਕ _ਝਾਰਿ _ਕਢੀ _ਚਿਨਗਾਰੀ। _ਤਿਨ _ਛਪਰਨ ਮੋ _ਛਿਪੂ ਪ੍ਰਜਾਰੀ। ੮। 


ਮੁਗਲ ਸੇਖ ਸੈਯਦ ਤਹ ਆਏ। ਤਾ ਤ੍ਰਿਯ ਕੋ ਯੌ ਬਚਨ ਸੁਨਾਏ। 
ਅਬ ਤੂੰ ਇਸਤ੍ਰੀ ਹੋਹਿ ਹਮਾਰੀ। ਨਿਕਟ ਲਾਗਿ ਇਹ _ਭਾਤਿ ਉਚਾਰੀ। ੯। 
ਦੰਹਰਾ 
ਸੁਤ ਬਾਲਕ _ਭਰਤਾ ਮਰਿਯੋ ਇਨ ਕੋ ਪੁਥਮ _ਜਰਾਇ। 
ਬਹੁਰਿ _ਤਿਹਾਰੋ ਧਾਮ ਮੈ ਆਜੁ _ਬਸੋਗੀ ਆਇ। ੧0। 
ਚੱਪਣਾ 
ਪ੍ਰਥਮ _ਚਿਤਾ ਮੈ ਸੁਤ ਕੌ _ਡਾਰਿਯੋ। ਮ੍ਰਿਤਕ ਖਸਮ ਕੌ ਬਹੁਰਿ ਪ੍ਰਜਾਰਿਯੋ। 
ਬਹੁਰੌ _ਕਾਂਖਿ ਮੁਗਲ ਕੋ _ਭਰੀ। ਆਪਨ ਲੈ ਪਾਵਕ ਮੋ _ਪਰੀ। _੧੧। 
ਦੰਹਰਾ 
ਸੁਤ ਜਰਾਇ ਪਤਿ ਜਾਰਿ ਕੈ ਬਹੁਰਿ ਮੁਗਲ ਗਹਿ _ਲੀਨ। 
ਤਾ ਪਾਛੇ ਆਪਨ ਜਰੀ ਤ੍ਰਿਯ ਚਰਿਤਰ ਯੌ _ਕੀਨ। ੧੨। ੧। 


/ਏੱਤਾ ਨੰ ਗਾਠਤ੍ਹ ਪਲ੍ਯਾਨੋ /ਤਰ੍‌ਯ ਗਾਹੇੜ੍ਹੇ ਨਹੀ ਝੂਪ ਸੰਠਾਦੇ /ਣਕਾ ਸੈਂ ਛਲੰਨਵੇਂ ਲਾਠਤੂਹ ਸਮਾਪਤਮ 
ਗਤ ਸਭਨ _ਸਤ/ _$੨੬/ ੨੬੭੯੭ #ਫਰੰ/ 


ਚਰਿਤ੍ਰ ਪਾਖਿਆਨ ੫0੧ 


ਚੱਪਲਾਂ 


ਅਬਦੁਲ ਨਬੀ ਨੇ ਉਸ ਉਤੇ ਹਮਲਾ _ਕੀਤਾ। ਚਾਰ _ਦਿਨ ਤਕ _ਘਮਸਾਨ ਯੁੱਧ 
ਮਚਾਇਆ। _ਗੋਲਿਆਂ ਦੀ ਬਹੁਤ _ਮਾਰ _ਹੋਈ। ਨੌਕਰਾਂ ਨੂੰ ਸਭ _ਸੁੱਧ-ਬੁੌੱਧ ਭੁਲ ਗਈ।੨। 


ਅੰਤ ਵਿਚ ਉਨ੍ਹਾਂ ਨੇ ਗੜ੍ਹੀ ਨੂੰ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਅਗੋਂ _ਕਿਸੇ ਨੇ ਨ ਮੋੜਿਆ। 
(ਬਸ) ਇਕ ਅਟਾਰੀ ਅਟਕ _ਗਈ। _ਉਸ _ਉਤੇ _ਵੀ ਬਹੁਤ ਗੋਲੇ ਚਲਾਏ _ਗਏ।੩। 

ਉਥੇ ਇਸਤਰੀਆਂ ਬੰਦੂਕਾਂ ਭਰ _ਭਰ _ਕੇ _ਲਿਆਉਂਦੀਆਂ ਸਨ ਅਤੇ ਮਰਦ ਹੱਥ _ਵਿਚ 
ਲੈ ਲੈ ਕੇ ਚਲਾੰਦੇ ਸਨ। ਜਿਸ ਦੇ ਸ਼ਰੀਰ ਨੂੰ ਵੇਖ ਵੇਖ ਕੇ ਉਹ ਮਾਰਦੇ ਸਨ, ਉਹ ਰਥ, ਘੋੜੇ 
ਅਤੇ ਹਾਥੀ ਨਸ਼ਟ ਹੋ ਜਾਂਦੇ ਸਨ।8। 

(ਇਕ) ਇਸਤਰੀ ਨੇ ਬੰਦੂਕ ਭਰ ਕੇ ਨਿਸ਼ਾਣਾ ਸਾਧਿਆ ਅਤੇ ਨਬੀ ਖ਼ਾਨ ਦੇ ਹਿਰਦੇ 
ਵਿਚ _ਮਾਰੀ। ਗੋਲੀ ਲਗਦਿਆਂ ਉਸ ਨੇ ਹਾਏ ਤਕ ਨ ਕਹੀ ਅਤੇ ਪਾਲਕੀ ਵਿਚ ਮਾਰ ਕੇ 
ਰਖ _ਦਿੱਤਾ।੫। 
ਦੰਹਰਾ” 

ਨਬੀ ਬੰਦੂਕ _ਨਾਲ _ਮਾਰਿਆ _ਗਿਆ ਅਤੇ _ਉਧਰ _ਬਹੁਤ _ਜੰਗ _ਹੋਈ। ਇਧਰ ਨੌਕਰ 
ਨਬੀ ਖ਼ਾਨ ਨੂੰ ਘਰ ਲੈ ਗਏ ਅਤੇ ਉਧਰ (ਇਸ ਗੱਲ ਦਾ) ਕਿਸੇ ਨੂੰ ਪਤਾ ਨ _ਲਗਿਆ।੬। 
ਇਕ ਤੋਪਚੀ ਨੇ ਤੁਪਕ ਲ ਕੇ _ਨਿਸ਼ਾਣਾ ਬੰਨ੍ਹਿਆ। ਕ੍ਰੋਧ ਪੂਰਵਕ ਉਸ ਦੇ ਪਤੀ ਦੀ ਛਾਤੀ 
ਵਿਚ ਗੋਲੀ ਮਾਰ _ਦਿੱਤੀ।੭। 
ਚੱਪਲਾਂ 

ਬੰਦੂਕ ਦੇ ਜ਼ਖ਼ਮ ਨਾਲ ਸੂਰਮਾ ਮਾਰਿਆ _ਗਿਆ। ਕੋਲ _ਖੜੋਤੀ ਉਸ ਦੀ ਇਸਤਰੀ ਨੂੰ 
ਪਤਾ ਲਗ __ਗਿਆ। _ਉਸ ਨੇ ਚਕਮਕ ਪੱਥਰ ਨੂੰ ਰਗੜ _ਕੇ _ਚਿੰਗਾਰੀ ਕਢੀ _ਅਤੇ ਤੁਰਤ 
ਛਪਰਾਂ ਨੂੰ ਸਾੜ _ਦਿੱਤਾ।੮। 

ਮੁਗਲ, ਸ਼ੇਖ, ਸੌਯਦ (ਸਭ) ਉਥੇ ਆਏ ਅਤੇ ਉਸ ਇਸਤਰੀ ਨੂੰ ਇਸ ਤਰ੍ਹਾਂ _ਕਿਹਾ-- 
ਹੁਣ ਤੂੰ ਸਾਡੀ ਇਸਤਰੀ ਬਣ”। (ਇਸਤਰੀ ਨੇ ਉਨ੍ਹਾਂ ਦੇ) ਨੇੜੇ ਹੋ ਕੇ ਇਸ ਤੜ੍ਹਾਂ ਕਿਹਾ--।੯। 
ਦੰਹਰਾ” 

(ਮੇਰਾ) ਬਾਲਕ ਪੁੱਤਰ ਅਤੇ ਪਤੀ ਮਰ _ਗਏ _ਹਨ। ਪਹਿਲਾਂ ਇਨ੍ਹਾਂ ਨੂੰ ਸਾੜ ਕੇ ਫਿਰ 
ਅਜ ਹੀ ਤੁਹਾਡੇ ਘਰ _ਆ ਕੇ ਵਸਾਂਗੀ।੧0। 
ਚੱਪਾਣ 

ਪਹਿਲਾਂ ਉਸ ਨੇ ਪੁੱਤਰ ਨੂੰ ਚਿਖਾ ਵਿਚ ਪਾਇਆ, ਫਿਰ _ਮ੍ਰਿਤ ਪਤੀ ਨੂੰ _ਸਾੜਿਆ। 
ਫਿਰ ਮੁਗਲ ਨੂੰ ਗਲਵਕੜੀ ਪਾ ਕੇ, ਆਪਣੇ ਨਾਲ ਅਗਨੀ ਵਿਚ _ਛਾਲ ਮਾਰ _ਦਿੱਤੀ।੧੧। 


ਪੁੰਤਰ ਅਤੇ ਪਤੀ ਨੂੰ ਸਾੜ ਕੇ, ਫਿਰ ਮੁਗਲ ਨੂੰ ਪਕੜ _ਲਿਆ। ਉਸ ਪਿਛੋਂ _ਆਪ ਸੜ 
ਗਈ। _(ਉਸ) ਇਸਤਰੀ ਨੇ ਇਸ ਤਰ੍ਹਾਂ ਦਾ _ਚਰਿਤੂ _ਕੀਤਾ।੧੨। 


/ਏਥੋਂ ਗੰ ਲਾਰੇਤੂੱਪ/ਮਆਨ ਦੇ ਤ੍ਰਿਯਾ ਲਾਹੇਤ੍ਹ ਦੇ ਹਾਂ ਭੂਪ ਅੰਵਾਦ ਦੇ 9੨੬ਵੋ' ਲਾਠਤ ਦੀ ਸਮਾਪਤੀ 
ਭਾ ਲਭ _ਹੈ/ _੧੨੬/ ੨੬੭੯7 ਜਲਦਾ/ 


੫0੨ ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 
ਬੀਰ ਦਤ _ਚੌਡਾਲਿਕ ਰਹੈ। ਅਤਿ ਤਸਕਰ ਤਾ ਕੌ ਜਗ ਕਹੈ। 
ਖਾਨ ਖਵੀਨ ਤਹਾ ਜੋ _ਆਵੈ। ਤਾ ਕੌ ਲੂਟਿ ਕੂਟਿ ਲੈ ਜਾਵੇ। ੧। 


ਜੋ ਆਵਤ ਕੋਊ ਰਾਹ ਨਿਹਾਰੈ। ਜਾਇ ਤਵਨ ਕੌ ਤੁਰਤ ਹਕਾਰੈ। 
ਜੋ ਤਨਿ ਧਨੁ ਰਿਪੁ ਤੀਰ ਚਲਾਵੈ। ਛੁਰਾ ਭਏ ਤਿਹ ਕਾਟਿ ਗਿਰਾਵੈ। ੨। 


ਦੰਹਰਾ 
ਲਹੈ ਨਿਸਾ ਇਕ ਜਬ ਭਯੋ ਤਬ ਵਹ ਕਰਤ ਪ੍ਰਹਾਰ। 
ਜੀਵਤ _ਕਿਸੂ ਨ ਛੋਰਈ ਡਾਰਤ ਹੀ ਸੰਘਾਰ। _੩। 
ਚੱਪਣਾ 
ਰਤਨ ਸਿੰਘ ਤਿਹ ਮਗ ਹ੍ਹੈ ਆਯੋ। ਸੋ _ਲਖਿ ਤਵਨ ਚੋਰ ਨੈ ਪਾਯੋ। 
ਤਾ ਕਹੁ ਕਹਿਯੋ ਬਸਤੁ ਤੁਮ ਡਾਰੋ। _ਨਾਤਰ ਤੀਰ ਕਮਾਨ ਸੰਭਾਰੋ। _੪। 
ਰਤਨ ਸਿੰਘ ਜੋ ਤੀਰ ਚਲਾਵੈ। ਸੋਊ ਛੁਰਾ ਤੇ _ਕਾਟਿ ਗਿਰਾਵੈ। 
ਉਨਸਠਿ ਤੀਰ ਛੋਰਿ ਤਿਨ ਕਹਿਯੋ। ਏਕ ਤੀਰ ਤਰਕਸ ਮਮ _ਰਹਿਯੋ। ੫। 


ਸੁਨੁ ਤਸਕਰ ਮੈ ਬਿਸਿਖ ਕੋ_ਜਾ_ਕੌ ਕੀਯੋ _ਪ੍ਰਹਾਰ। 
ਆਜੁ ਲਗੇ _ਚੂਕਿਯੋ ਨਹੀ ਸੁਨਿ ਲੈ ਬਚਨ _ਹਮਾਰ। ੬। 
ਚੱਪਣਾ 
ਮੈ ਜੇਤੇ ਤੁਹਿ ਤੀਰ ਚਲਾਏ। ਸੋ ਸਭ ਹੀ ਤੈ ਕਾਟਿ ਗਿਰਾਏ। 
ਅਬ ਚੇਰੌ ਚਿਤ ਭਯੋ _ਹਮਾਰੋ। _ਕਹੋ_ ਸੁ _ਕਰਿਹੌ ਕਾਜਿ ਤਿਹਾਰੋਂ। ੭। 
ਦੰਹਰਾ 
ਏਕ ਹੌਸ ਮਨ ਮਹਿ ਰਹੀ ਸੋ ਤੁਹਿ ਕਹੌ ਸੁਨਾਇ। 
ਜਿਹ _ਭਾਖੈ ਮਾਰੋ ਤਿਸੈ ਦੀਜੈ ਕਛੂ _ਬਤਾਇ। ੮। 
ਚੱਪਣਾ 
ਯੌ ਸੁਨਿ ਚੋਰ ਅਧਿਕ ਸੁਖ ਪਾਯੋ। ਏਕ ਪਤ ਕਰਿ ਸਾਥ _ਬਤਾਯੋ। 
ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ। ਤਨਿ ਗਾਸੀ ਤਿਹ ਮਰਮ ਲਗਾਈ। ੯। 


ਦੰਹਰਾ 


ਰਤਨ ਸਿੰਘ ਇਹ ਛਲ ਭਏ ਖਲ ਕੀ ਦ੍ਰਿਸਟਿ ਬਚਾਇ। 
ਮਰਮ _ਸਥਲ _ਮਾਰਿਯੋ _ਬਿਸਿਖ ਦੀਨੋ ਤਾਹਿ ਗਿਰਾਇ। ੧0। ੧। 


/ਛੱਤਾ ਸੀ ਯਾਰੇਤ੍ਹਾ ਪਲ੍ਯਾਨੇ ਪਰਖ ਲਾੜੇ ਮੰਨੀ ਝੂਪ ਸੰਲਾਦੇ /ਏਕਾ ਐਂ ਸਾਤਲਸਿਵੇਂ ਲਾਨਤ_ ਸਮਾਪਤਮ 


ਡਾ ਸਭਨ ਸ੍ਤ/ 92੭/ ੨੪੮੯੭ %ਫਲੂੰ/ 


ਚਰਿਤ੍ਰ ਪਾਖਿਆਨ ੫0੩ 


ਬੀਰ ਦੱਤ ਨਾਂ ਦਾ ਇਕ _ਚੰਡਾਲ ਰਹਿੰਦਾ ਸੀ। ਉਸ ਨੂੰ ਸਾਰਾ ਜਗਤ ਵੱਡਾ ਚੋਰ 

ਜੋ ਖਾਨ ਖ਼ਵੀਨ ਆਉਂਦਾ, ਉਸ ਨੂੰ ਲੁਟ ਕੁਟ ਕੇ ਲੈ ਜਾਂਦਾ।੧। 
ਜਿਸ ਕਿਸੇ ਨੂੰ ਰਾਹ _ਤੇ ਆਉਂਦਿਆਂ ਵੇਖਦਾ, _(ਤਾਂ) ਉਸ 
ਵੰਗਾਰਦਾ। ਜੇ _ਕੋਈ ਵੈਰੀ ਧਨੁਸ਼ ਖਿਚ _ਕੇ ਤੀਰ ਚਲਾਉਂਦਾ ਤਾਂ ਉਸ 


ਤੁਰਤ ਜਾ ਕੇ 
ਛੁਰੇ ਨਾਲ ਕਟ 


0੨੧੨ ।2੧੨ 


ਜਦ ਰਾਤ ਹੋ ਗਈ ਜਾਣ ਲਭਦਾ ਤਦ (ਉਹ ਬਾਹਰ ਨਿਕਲ ਕੇ) ਪੁਹਾਰ _ਕਰਦਾ। 
ਨੂੰ ਨ ਛਡਦਾ, ਮਾਰ _ਹੀ ਦਿੰਦਾ।੩। 


(ਇਕ ਦਿਨ) ਰਤਨ ਸਿੰਘ ਉਸ ਰਸਤੇ ਤੋਂ ਆ ਲੈੰਘਿਆ। ਉਸ ਨੂੰ ਉਸ ਚੋਰ ਨੇ ਵੇਖ 
ਲਿਆ। ਉਸ ਨੂੰ ਕਿਹਾ--'ਜਾਂ ਤਾਂ ਆਪਣੇ ਕਪੜੇ ਲਾਹ ਦੇ, ਜਾਂ ਤੀਰ ਕਮਾਨ ਸੰਭਾਲ ਲੈ”।੪। 

(ਰਤਨ ਸਿੰਘ ਨੇ _ਤੀਰ _ਕਮਾਨ ਸੰਭਾਲ _ਲਿਆ।) ਰਤਨ ਸਿੰਘ ਜੋ ਤੀਰ ਚਲਾਉਂਦਾ, 
ਉਸ ਨੂੰ (ਚੋਰ) ਛੁਰੇ ਨਾਲ ਕਟ ਕੇ ਸੁਟ ਦਿੰਦਾ। (ਜਦੋਂ ਉਸ ਨੇ) ੫੯ ਤੀਰ ਚਲਾ ਲਏ ਤਾਂ 
ਉਸ ਨੇ ਕਿਹਾ ਕਿ ਮੇਰੇ ਭੌਥੇ ਵਿਚ ਹੁਣ ਕੇਵਲ ਇਕ ਤੀਰ ਬਚਿਆ ਹੈ।੫। 
ਦੰਹਰਾ” 

ਹੇ ਚੋਰ! ਸੁਣ, (ਹੁਣ ਤਕ) ਜੋ ਵੀ ਤੀਰ ਮੈਂ ਚਲਾਇਆ, ਅਜ ਤਕ (ਨਿਸ਼ਾਣੇ) ਤੋਂ 
ਚੁਕਿਆ ਨਹੀਂ, ਮੇਰੀ ਇਹ _ਗੌਲ ਸੁਣ _ਲੈ।੬। 
ਚੱਪਾਣ 

ਮੈਂ ਤੇਰੇ ਉਤੇ ਜਿਤਨੇ ਤੀਰ ਚਲਾਏ, ਉਹ ਸਾਰੇ ਹੀ ਤੂੰ ਕਟ ਕੇ ਸੁਟ ਦਿੱਤੇ। ਹੁਣ ਮੈਂ 
ਮਨ ਤੋਂ ਤੇਰਾ ਦਾਸ ਹੋ _ਗਿਆ ਹਾਂ। ਦਸੋ, ਮੈਂ ਤੁਹਾਡਾ ਕੀ ਕੰਮ ਕਰ ਸਕਦਾ ਹਾਂ।੭। 
ਦੰਹਰਾ” 

ਮੇਰੇ ਮਨ ਵਿਚ ਇਹ ਹਵਸ ਰਹਿ ਗਈ ਹੈ, ਉਹ ਮੈਂ ਤੈਨੂੰ ਦਸਦਾ ਹਾਂ। ਜਿਸ ਨੂੰ ਤੁਸੀਂ 
ਕਹੋ, ਮਾਰ ਦਿਆਂ, (ਮੈਨੂੰ) ਕੁਝ ਦਸ _ਦਿਓ।੮। 
ਚੱਪਾਣ 

ਇਹ ਸੁਣ ਕੇ ਚੋਰ ਬਹੁਤ ਪੁਸੰਨ ਹੋਇਆ ਅਤੇ ਇਕ ਹੱਥ ਵਿਚ ਇਕ ਪੌਤਰ ਲੈ 
(ਉਸ ਦੇ) ਸੰਕੇਤ ਨਾਲ _ਦਸਿਆ। ਜਦੋਂ ਉਸ (ਚੋਰ) ਦੀ ਨਜ਼ਰ ਹਟੀ, (ਤਾਂ) ਤੀਰ ਖਿਚ 
ਉਸ ਦੇ ਮਰਮ ਸਥਲ (ਛਾਤੀ) ਵਿਚ _ਮਾਰਿਆ।੯। 
ਦੰਹਰਾ” 

ਰਤਨ ਸਿੰਘ ਨੇ ਇਹ ਛਲ ਕਰ ਕੇ ਦੁਸ਼ਟ ਦੀ ਨਜ਼ਰ ਬਚਾਈ ਅਤੇ ਉਸ ਦੇ ਮਰਮ 
ਸਥਲ _ਵਿਚ _ਤੀਰ ਮਾਰ ਕੇ ਡਿਗਾ ਦਿੱਤਾ।੧0। 


/ਏਥੋਂ ਗੰ ਲਾਰੇਤੂੰਘ/#ਆਨ ਦੇ ਪਰਖ ਲਾੰਰਤਹ ਦੇ ਮੰਡੀ ਝੂਪ ਸੰਵਾਦ ਦੇ _9>੭ਵ' ਲਾਠਤਹ ਦੀ ਸ਼ਮਪਤੀ 
ਭਾ ਲਭ ਹੀ _੧2੭/ ੨੪੮੯੪ ਜਲਦਾ/ 


ਕੇ 
ਕੇ 


੫0੪ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਮਾਰਵਾਰ ਕੇ ਦੇਸ ਮੈ ਉਗੂਦਤ ਇਕ _ਰਾਵ। 
ਕੋਪ ਜਗੇ _ਪਾਵਕ _ਮਨੋ ਸੀਤਲ _ਸਲਿਲ _ਸੁਭਾਵ। _੧। 


ਚੱਪਲਾਂ 


ਧਰਵਾਰਨ ਤਾ ਕੋ __ਧਨ _ਮਾਰਿਯੋ। ਪੁਰੀ ਆਇ _ਪਾਲਕਨ ਪੁਕਾਰਿਯੋ। 
ਅਗਨਤ _ਢੋਲ ਨਗਾਰੇ _ਬਾਜੇ। _ਕੌਚ _ਪਹਿਰਿ ਸੂਰਮਾ _ਬਿਰਾਜੇ। _੨। 


ਦੰਹਰ” 
ਬਜਿਯੋ _ਜੂਝਊਆ ਦੁਹੂੰ `ਦਿਸਿ ਸੂਰਾ ਭਯੋ _ਸੁਰੰਗ। 
ਪਖਰਾਰੇ ਨਾਚਤ ਭਏ _ਕਾਤਰ ਭਏ ਕੁਰੰਗ। _੩। 


ਭਾਲ਼ੰਨਾ ਛੰਦ 


ਮਹਾਬੀਰ ਗਾਜੇ ਮਹਾ ਕੋਪ ਕੈ ਕੈ। ਤਿਸੀ ਛੇਤ੍ਰ ਛਤ੍ਰੀਨ ਕੋ _ਛਿਪੁ ਛੈ ਕੈ। 


ਬੁਛੀ ਬਾਨ ਬਜ੍ਰਾਨ ਕੇ ਵਾਰ ਕੀਨੇ। ਕਿਤੇ ਖੇਤ ਮਾਰੇ ਕਿਤੇ ਛਾਡਿ ਦੀਨੇ। ੪। 


ਕਿਤੇ ਖਿੰਗ ਖੰਗੇ ਕਿਤੇ ਖੇਤ ਮਾਰੇ। ਘੁਰੇ ਘੋਰ ਬਾਜੰਤ੍ਰ ਮਾਰੂ _ਨਗਾਰੇ। 


ਬਚਿਯੋ ਬੀਰ ਏਕੈ ਨ ਬਾਜੰਤ੍ਰ _ਬਾਜੀ। ਮਹਾ ਤ੍ਰਾਸ ਕੈ ਕੈ ਮਹਾ ਸੈਨ ਭਾਜੀ। ੫। 


ਚੱਪਣਾ 
ਜਬ ਹੀ _ਭਾਜਿ ਸੈਨ ਸਭ ਗਯੋ। ਕੋਪ ਤਬੈ ਰਾਜਾ ਕੋ _ਭਯੋ। 
ਸਾਮੁਹਿ ਹੂਹੈ ਕੈ ਜੁਧ ਮਚਾਯੋ। ਦੇਖਨ ਇੰਦੂ ਦੇਵ ਰਨ ਆਯੋ। ੬। 
ਬਿਸਨੁ _ਦਤ ਅਤਿ ਹੀ ਸੁਭ ਕਾਰੀ। ਉਹਿ ਦਿਸਿ ਕੋ ਰਾਜਾ _ਹੰਕਾਰੀ। 
ਸੋ ਆਪਨ ਲਰਬੇ _ਕੋ_ਧਾਯੋ। ਉਤ ਤੇ ਉਗੂ ਦਤ ਨ੍ਰਿਪ ਆਯੋ। _੭। 
ਦੋਊ ਸੈਨ ਰਾਵ ਦੋਊ ਲੈ ਕੈ। ਰਨ ਕੌ ਚਲੇ ਕੋਪ ਅਤਿ ਕੈ ਕੈ। 
ਖੜਗ ਸੂਲ _ਸੈਥੀ _ਚਮਕਾਵਤ। ਮਾਰੂ _ਰਾਗ _ਸਿਧਾਰੇ _ਗਾਵਤ। _੮। 


ਸ਼ਵੰਯਾ 
ਤਾਜ ਪਰੇ ਕਹੂੰ ਸਾਜ ਜਿਰੇ ਕਹੂੰ ਬਾਜ ਮਰੇ _ਗਜਰਾਜ ਸੰਘਾਰੇ। 
ਗਾਵਤ ਬੀਰ _ਬਿਤਾਲ ਫਿਰੈ ਕਹੂੰ _ਨਾਚਤ _ਭੂਤ _ਭਯਾਨਕ ਭਾਰੇ। 
ਭੀਤ ਭਜੇ ਲਖਿ _ਭੀਰ ਪਰੀ ਅਤਿ ਤ੍ਰਾਸ ਭਰੇ ਸੁਨਿ ਨਾਦ ਨਗਾਰੇ। 
ਕਾਂਪਤ ਹੈ ਇਹ ਭਾਤਿ ਮਨੌ ਗਨ ਗੋਰਨ ਕੇ ਜਨੁ ਓਰਨ ਮਾਰੇ। ੯। 


ਏਕ ਮਹਾ ਭਟ ਭੀਰ ਪਰੀ ਲਖਿ ਭੀਤ ਭਏ ਸੁ ਚਲੇ ਭਜਿ ਕੈ। 
ਇਕ ਆਨਿ ਪਰੈ ਨ ਟਰੇ ਰਨ ਤੇ ਕਰਵਾਰ ਕਟਾਰਿਨ ਕੌ ਸਾਜਿ _ਕੈ। 


ਚਰਿਤ੍ਰ ਪਾਖਿਆਨ ੫0੫ 


ਦੰਹਰਾ 

ਮਾਰਵਾੜ ਦੇਸ ਵਿਚ _ਉਗੂਦੌਤ ਨਾਂ ਦਾ ਇਕ ਰਾਜਾ _ਸੀ। ਕ੍ਰੋਧਿਤ ਹੋਣ ਤੇ ਔਗ ਵਾਂਗ 
ਅਤੇ ਸ਼ਾਂਤ ਹੋਣ ਤੇ ਪਾਣੀ ਦੇ ਸੁਭਾ (ਵਾਂਗ _ਠੰਡਾ ਹੋਂ ਜਾਂਦਾ)।੧। 
ਦੱਖਣ? 

(ਇਕ ਵਾਰ) ਧਾੜਵੀਆਂ ਨੇ ਉਸ ਦਾ (ਗੋ) ਧਨ ਲੁਟ ਲਿਆ। ਨਗਰ ਵਿਚ ਆ ਕੇ 
ਪਾਲਕਾਂ _(ਚਰਵਾਹਿਆਂ) ਨੇ ਪੁਕਾਰ _ਕੀਤੀ। (ਬਦਲੇ ਲਈ ਨਗਰ _ਵਿਚ) ਅਨੇਕਾਂ ਢੋਲ ਅਤੇ 
ਨਗਾਰੇ _ਵਜਣ ਲਗੇ ਅਤੇ _ਸੂਰਮੇ ਕਵਚ _ਪਾ ਕੇ ਤਿਆਰ ਹੋ ਗਏ।੨। 
ਦੰਹਰਾ 

ਦੋਹਾਂ ਪਾਸਿਆਂ ਤੋ'_ਮਾਰੂ ਨਗਾਰੇ _ਵਜੇ _ਅਤੇ ਸੂਰਮਿਆਂ _ਦਾ ਰੰਗ _ਲਾਲ 
ਪਾਖਰਾਂ _ਨਾਲ _ਸਜੇ ਹੋਏ ਘੋੜੇ ਨਚਣ ਲਗੇ _ਅਤੇ ਡਰਪੌਕਾਂ ਦੇ ਰੰਗ ਫਿਕੇ ਪੈ 
ਭਾਲੰਨਾ ਛੰਦ 

ਮਹਾਨ ਬਲੀ ਸੂਰਮੇ ਕ੍ਰੋਧਿਤ ਹੋਕੇ _ਗਜਣ _ਲਗੇ। _ਉਸ ਖੇਤਰ ਵਿਚ _ਛਤ੍ਰੀਆਂ ਦਾ 
ਛੇਤੀ ਨਾਲ ਨਾਸ਼ ਹੋਇਆ। (ਉਨ੍ਹਾਂ ਨੇ) ਬਰਛੀਆਂ, ਬਾਣਾਂ ਅਤੇ ਸਜ੍ਹਾਂ ਦੇ ਵਾਰ ਕੀਤੇ। ਕਈਆਂ 
ਨੂੰ ਯੁੱਧ ਵਿਚ ਮਾਰ ਦਿੱਤਾ ਅਤੇ _ਕਿਤਨੇ ਹੀ ਛਡ _ਦਿੱਤੇ।੪। 

ਕਿਤਨੇ ਘੋੜੇ ਕਟ ਦਿੱਤੇ ਹਨ ਅਤੇ ਕਿਤਨੇ ਯੁੱਧ ਵਿਚ ਮਾਰੇ ਗਏ ਮਾਰੂ 
ਅਤੇ ਵਾਜੇ _ਵਜਦੇ _ਹਨ। ਨ ਕੋਈ ਸੂਰਮਾ ਬਚਿਆ ਅਤੇ ਨ ਹੀ ਵਾਜੇ ਵਜਾਉਣ ਵਾਲੇ ਬਚੇ 
ਹਨ। _ਬਹੁਤ ਡਰ ਮੌਨ ਕੇ _ਵੌਡੀ ਸੈਨਾ ਭਜ ਗਈ ਹੈ।੫। 
ਦੱਖਣ? 

ਜਦੋਂ ਸਾਰੀ ਸੈਨਾ ਭਜ ਗਈ ਤਦ ਰਾਜੇ ਨੂੰ ਗੁੱਸਾ ਆਇਆ। (ਉਸ ਨੇ) ਸਾਹਮਣੇ ਹੋ 
ਕੇ ਯੁੱਧ ਮਚਾਇਆ ਜਿਸ ਨੂੰ ਵੇਖਣ ਲਈ (ਖ਼ੁਦ) ਇੰਦਰ ਦੇਵ ਯੁੱਧ-ਭੂਮੀ ਵਿਚ _ਆਇਆ।੬। 


ਉਸ ਪਾਸੇ _ਬਿਸਨੁ _ਦੌਤ ਨਾਂ ਦਾ ਇਕ ਚੰਗਾ ਯੋਧਾ _ਅਤੇ ਹੰਕਾਰੀ ਰਾਜਾ _ਸੀ। ਉਹ 
ਆਪ ਲੜਨ ਲਈ _ਆਇਆ। _ਉਧਰੋ'_ਉਗੁਦੱਤ ਰਾਜਾ ਖੁਦ ਆ _ਗਿਆ।੭। 


ਹੋ _ਗਿਆ। 
ਗਏ।੩। 


ਕੋ ਗਰ 
ਜੀ 

ਪੈ. ਕੋ. % 
ਹੋਤ 
ਹੋ ਕੋ 
ਹਿ 


ਅਤੇ ਕੂ 
ਦਾ ਨਾਦ ਸੁਣ ਕੇ ਭੈ ਭੀਤ ਡਰਪੋਕ ਭਜ _ਗਏ _ਸਨ। ਇਸ ਤਰ੍ਹਾਂ ਕੰਬ ਰਹੇ 
ਸਨ, ਮਾਨੋ _ਗੋਲਿਆਂ ਦੇ ਸਮੂਹ _ਓਲਿਆਂ ਵਾਂਗ _ਦਾਗੇ ਜਾ ਰਹੇ _ਹੋਣ।੯। 

ਕਈ ਇਕ ਸੂਰਮੇ ਭਿਆਨਕ _ਭੀੜ _ਪੈਣ _ਤੇ _ਡਰਦੇ ਹੋਏ _ਭਜ ਚਲੇ _ਹਨ। ਕਈ 
ਕਟਾਰਾਂ ਅਤੇ ਤਲਵਾਰਾਂ ਲੈ ਕੇ ਯੁੱਧ-ਭੂਮੀ ਵਿਚ ਆ ਪਏ ਹਨ ਅਤੇ ਟਲੇ ਨਹੀਂ ਹਨ। ਇਕ 


ਸੀ _ਦਸਮ-ਗ੍ੁੰਥ ਸਾਹਿਬ 


ਇਕ ਪਾਨਿਹਿ ਪਾਨਿ ਰਟੈ ਮੁਖ ਤੇ ਇਕ ਮਾਰਹਿ ਮਾਰਿ ਕਹੈ ਗੂਜਿ ਕੈ। 
ਇਕ ਜੂਝਿ ਮਰੈ ਇਕ ਸ੍ਹਾਸਿ ਭਰੈ ਇਕ ਆਨਿ ਅਰੈ ਰਜਿਯਾ ਰਜਿ ਕੈ। ੧0। 


ਦੰਹਰਾ 


ਤਰਫਰਾਹਿ _ਸੂਰਾ _ਧਰਨਿ _ਬਰਖਿਯੋ ਸਾਰ _ਅਪਾਰ। 
ਜੇ ਅਬ੍ਰਿਣੀ ਠਾਢੇ ਹੁਤੇ ਬ੍ਰਿਣੀ ਕਰੇ _ਕਰਤਾਰ। _੧੧। 


ਚੱਪਣਾ 
ਐਸੋ ਬੀਰ ਖੇਤ ਤਹ ਪਰਿਯੋ। ਏਕ ਬੀਰ ਸਾਬਤ ਨ _ਉਬਰਿਯੋ। 
ਰਾਜਾ ਜੂ ਖੇਤ ਗਿਰਿ ਗਏ। ਜੀਵਤ ਰਹੇ ਮ੍ਰਿਤਕ ਨਹਿ _ਭਏ। _੧੨। 


ਦੰਹਰ” 
ਖੇਤ ਪਰੇ ਨ੍ਰਿਪ ਕੌ ਨਿਰਖਿ ਭਾਜੇ ਸੁਭਟ ਅਨੇਕ। 


ਘ 


ਸ੍ਯਾਮ ਭਨੈ ਰਨ ਭੂਮਿ ਮੈ ਰਹਿਯੋ ਨ ਸੂਰਾ ਏਕ। _੧੩। 


ਕੇ 
ਖੰਡੇ ਜਿਨਿ ਖੰਡ ਤੇ ਅਖੰਡ ਖੰਡ ਡਾਰੇ_ਹੈ। ੧੪। 

ਹਾਵੀ 
ਜੋਰਿ ਸਭਾ ਸੁਭ ਬੋਲਿ ਬਡੇ ਭਟ ਔਰ ਉਪਾਇ ਕਹੌ_ਸੁ_ਕਰੈ। 
ਉਨ ਸੂਰਨ ਤੇ ਨਹਿ ਏਕ ਬਚਿਯੋ ਦੁਖ ਹੈ ਛਤਿਯਾ ਕਿਹ ਭਾਤਿ ਭਰੈ। 
ਕ੍ਯੋ_ਨ ਦੇਹੁ ਬਨਾਇ ਬਡੇ ਦਲ ਕੌ ਸੰਗ ਜਾਇ ਤਹੀ ਫਿਰਿ ਜੂਝਿ ਮਰੈ। 
ਫਿਰਿ ਹੈ ਕਿਧੌ ਜੀਤਿ ਅਯੋਧਨ ਕੋ ਨਹਿ ਰਾਇ ਮਰੇ ਤਹੀ ਜਾਇ ਮਰੈ। ੧੫। 


ਦੰਹਾਰਾ 
ਭਾਤਿ ਭਾਤਿ ਮਾਰੂ ਮੰਡੇ ਕੰਤ ਜੁਝਿਯੋ ਰਨ ਮਾਹਿ। 
ਸਾਜਿ _ਸੈਨ _ਚਤੁਰੰਗਨੀ _ਚਲਹੁ _ਤਹਾ ਕਹ __ਜਾਇ। _੧੬। 
ਮਾਵੰਯਾ 
ਪਰੇ _ਬਿਸੰਭਾਰ ਧਰਾ ਪਰ ਸੂਰ ਸਭੇ ਸੁਖ ਸੁਧ ਅਨੀਕੇ। 
ਪਰ ਕੰਤ ਸੁਨਿਯੋ ਜੁ _ਜੁਝਿਯੋ ਦਿਨ ਰੈਨਿ ਬਸੈ ਜੋਊ ਅੰਤਰ ਜੀਕੇ। 
ਬਿਨੁ ਹਾਰ _ਸਿੰਗਾਰ ਅਪਾਰ ਸਭੈ _ਸਜਨੀ ਮੁਹਿ ਲਾਗਤ ਫੀਕੇ। 
ਰਿਪੁ ਮਾਰਿ 


ਕੌ 


ਪਿ ਘਰ 


ਮਿਲੋ ਮੈ _ਪਿਯਾ ਸੰਗ ਨਾਤਰ ਪਯਾਨ ਕਰੋ ਸੰਗ ਪੀਕੈ। ੧੭। 


ਚਰਿਤ੍ਰ ਪਾਖਿਆਨ ੫0੭ 
ਮੂੰਹੋਂ _ਪਾਣੀ ਹੀ ਪਾਣੀ ਮੰਗ ਰਹੇ ਹਨ ਅਤੇ ਇਕ _ਗਜ ਕੇ _ਮਾਰੋ-ਮਾਰੋ ਪੁਕਾਰ _ਰਹੇ _ਹਨ। 
ਕਈ ਲੜ ਮੋਏ ਹਨ, ਕਈ ਸਾਹ ਲੈ ਰਹੇ ਹਨ ਅਤੇ ਇਕ ਰਾਜਪੂਤ ਆ ਕੇ ਲੜਦੇ ਹੋਏ 
ਤ੍ਰਿਪਤ ਹੋ ਰਹੇ _ਹਨ।੧0। 
ਦੰਹਾਰਾ 


ਬਹੁਤ ਹਥਿਆਰ ਚਲੇ ਹਨ ਅਤੇ ਸੂਰਮੇ ਧਰਤੀ ਉਤੇ ਤੜਫੜਾ ਰਹੇ _ਹਨ। ਜੋ _ ਜ਼ਖ਼ਮਾਂ 
ਤੋਂ ਅਜੇ ਬਚੇ ਹੋਏ _ਖੜੋਤੇ ਸਨ, (ਉਨ੍ਹਾਂ `ਨੂੰ ਵੀ) ਕਰਤਾਰ ਨੇ ਜ਼ਖ਼ਮੀ ਕਰ ਦਿੱਤਾ ਹੈ।੧੧। 
ਚੱਘਣ/ 

ਇਸ ਤਰ੍ਹਾਂ _ਯੁੱਧ-ਭੂਮੀ ਵਿਚ ਸੂਰਮੇ ਪਏ _ਸਨ। ਇਕ ਵੀ ਸੂਰਮਾ ਸਾਬਤ ਸਬੂਤ ਨਹੀਂ 
ਬਚਿਆ ਸੀ। ਰਾਜਾ ਵੀ ਯੁੱਧ-ਭੂਮੀ ਵਿਚ ਡਿਗ ਪਿਆ, ਪਰ ਜੀਉਂਦਾ ਰਿਹਾ, ਮਰਿਆ ਨਹੀਂ।੧੨। 
ਦੰਹਾਰਾ 

ਯੁੱਧ-ਭੂਮੀ ਵਿਚ ਰਾਜੇ ਨੂੰ ਡਿਗਿਆ ਵੇਖ ਕੇ ਬਹੁਤ ਸਾਰੇ ਸੂਰਮੇ ਭਜ _ਗਏ। _ਸ਼ਿਆਮ 
ਕਵੀ ਕਹਿੰਦੇ ਹਨ ਕਿ ਰਣ-ਭੂਮੀ ਵਿਚ ਇਕ ਵੀ ਸੂਰਮਾ ਨਹੀਂ ਰਿਹਾ _ਹੈ। ੧੩। 


ਵੱਡੇ 
ਮਾਰੇ ਗਏ ਅਤੇ ਰਾਜਾ ਵੀ ਜੀਉਂਦੇ ਸੰਘਾਰੇ ਗਏ। ਕਈ ਰਥ ਟੁਟ ਗਏ ਹਨ ਅਤੇ ਕਈਆਂ 
ਫੁਟ ਗਏ ਹਨ। ਕਈ ਘੋੜੇ ਭਜ ਗਏ ਹਨ ਅਤੇ ਕਈ ਘੋੜੇ ਮਾਰੇ ਗਏ 

ਗਏ ਹਨ ਅਤੇ ਕਿਤਨੇ ਚੀਰੇ ਗਏ ਹਨ। ਕਈ ਯੁੱਧ ਤੋਂ ਭਜ ਗਏ 
ਹਨ ਕਈ ਪੈਦਲ ਸਿਪਾਹੀ _ਲਿਤਾੜੇ ਗਏ _ਹਨ। ਕਈ _ਕਠੋਰਤਾ ਨਾਲ ਹਥਿਆਰ 
ਚਲਾਉਣ ਵਾਲਿਆਂ ਨੂੰ ਘੋੜਿਆਂ ਤੋਂ ਉਤਾਰ ਸੁਟਿਆ ਹੈ। ਕਈਆਂ ਨੂੰ ਖੰਡਿਆਂ ਨਾਲ ਖੰਡਿਤ 
ਕਰ ਦਿੱਤਾ ਅਤੇ ਖੰਡੇ ਨ ਜਾ ਸਕਣ ਵਾਲਿਆਂ ਨੂੰ ਖੰਡ _ਖੰਡ _ਕਰ _ਦਿੱਤਾ।੧੪। 
ਹਾਵੀ” 

(ਰਾਣੀ ਨੇ) _ਵਡਿਆਂ ਸੂਰਮਿਆਂ ਦੀ ਸਭਾ ਬੁਲਾ ਲਈ ਅਤੇ ਵਿਚਾਰ ਕੀਤਾ ਕਿ ਹੁਣ 
ਦਸੋ, ਕੀ _ਉਪਾ ਕੀਤਾ _ਜਾਏ। ਉਨ੍ਹਾਂ ਸੂਰਮਿਆਂ ਤੋਂ ਇਕ ਨਹੀਂ _ਬਚਿਆ। ਮੇਰੀ ਛਾਤੀ ਵਿਚ 
ਦੁਖ ਭਰਿਆ ਪਿਆ ਹੈ, ਇਸ ਨੂੰ ਕਿਸ ਤਰ੍ਹਾਂ (ਦੂਰ ਕਰਾਂ)। ਕਿਉਂ ਨ (ਸੈਨਾ ਦਾ) ਵੱਡਾ ਦਲ 
ਬਣਾ ਕੇ ਉਸ ਨਾਲ ਜਾਕੇ ਯੁੱਧ-ਭੂਮੀ ਵਿਚ ਫਿਰ ਜੂਝ ਮਰੀਏ। ਜਾਂ ਮੈਂ ਜੰਗ ਨੂੰ ਜਿਤ ਕੇ 
ਪਰਤਾਂਗੀ, ਨਹੀਂ ਤਾਂ ਜਿਥੇ ਰਾਜਾ ਮਰਿਆ ਹੈ, ਉਥੇ ਜਾ __ਮਰਾਂਗੀ।੧੫। 
ਦੰਹਰਾ 

ਦੇ ਮਾਰੂ ਨਗਾਰੇ _ਵਜਣ ਲਗੇ _ਕਿ _ਪਤੀ ਰਣ ਵਿਚ ਜੂਝ _ਮਰਿਆ ਹੈ। 
ਚਤੁਰੰਗਨੀ ਸੈਨਾ ਸਜਾ _ਕੇ ਉਥੇ _ਜਾਣਾ ਬਣਦਾ ਹੈ।੧੬। 


ਸੈਨਾ ਦੇ ਸਾਰੇ ਸੂਰਮੇ ਮਾਰੇ ਜਾਣ ਤੇ ਧਰਤੀ ਉਤੇ ਬੋਂਸੁਧ ਹੋਕੇ ਸੁਖ ਪੂਰਵਕ ਪਏ ਹਨ। 
ਇਸ ਤੋਂ ਬਾਦ ਸੁਣਿਆ ਕਿ ਕੰਤ (ਰਾਜਾ) ਵੀ ਜੂਝ ਮਰਿਆ ਹੈ, ਜੋ ਦਿਨ ਰਾਤ ਮੇਰੇ ਮਨ ਵਿਚ 
ਵਸਦਾ ਹੈ। ਹੇ _ਸਜਨੀ! ਉਸ ਤੋਂ ਬਿਨਾ ਮੈਨੂੰ ਸਾਰੇ ਹਾਰ ਸ਼ਿੰਗਾਰ ਫਿਕੇ ਲਗਦੇ ਹਨ। ਜਾਂ_ਤਾਂ 


ਵੈਰੀ ਨੂੰ ਮਾਰ ਕੇ ਪ੍ਰੀਤਮ ਨੂੰ ਜਾ ਮਿਲਾਂ_ਨਹੀਂ_ਤਾਂ ਪ੍ਰੀਤਮ ਨਾਲ ਹੀ ਪੁਸਥਾਨ ਕਰਾਂ।੧੭। 


੫0੮ 


ਸੀ _ਦਸਮ-ਗੁੁੰਥ ਸਾਹਿਬ 


ਜੋਰਿ ਮਹਾ ਦਲ ਕੋਰਿ ਕਈ ਭਟ ਭੂਖਨ ਅੰਗ ਸੁਰੰਗ ਸੁਹਾਏ। 
ਬਾਧਿ ਕ੍ਰਿਪਾਨ ਪ੍ਰਚੰਡ ਚੜ _ਰਥ _ਦੇਵ _ਅਦੇਵ ਸਭੈ _ਬਿਰਮਾਏ। 
ਬੀਰੀ _ਚਬਾਤ _ਕਛੂ _ਮੁਸਕਾਤ ਸੁ _ਮੋਤਿਨ ਹਾਰ _ਹਿਯੇ _ਉਰਝਾਏ। 
ਅੰਗ ਦੁਕੂਲ _ਫਬਥੈ _ਸਿਰ ਫੂਲ ਬਿਲੋਕਿ ਪ੍ਰਭਾ ਦਿਵ ਨਾਥ _ਲਜਾਏ। _੧੮। 


ਦੰਹਾਰਾ 
ਜੋਰਿ ਅਨੀ ਗਾੜੇ _ਸੁਭਟ ਤਹ ਤੇ ਕਿਯੋ _ਪਯਾਨ। 
ਪਲਕ _ਏਕ ਲਾਗੀ ਨਹੀ ਤਹਾ ਪਹੂਚੈ _ਆਨਿ। _੧੯। 
ਸ਼ਵੰਯਾ 
ਆਵਤ ਹੀ ਅਤਿ ਜੁਧ ਕਰਿਯੋ ਤਿਨ ਬਾਜ ਕਰੀ ਰਥ ਕ੍ਰੋਰਿਨ ਕੂਟੇ। 
ਪਾਸਨ ਪਾਸਿ ਲਏ ਅਰਿ ਕੇਤਿਕ ਸੂਰਨ ਕੇ ਸਿਰ ਕੇਤਿਕ ਟੂਟੇ। 
ਹੇਰਿ ਟਰੇ ਕੋਊ ਆਨਿ ਅਰੇ ਇਕ ਜੂਝਿ ਪਰੇ ਰਨ ਪ੍ਰਾਨ ਨਿਖੂਟੇ। 
ਪੌਨ ਸਮਾਨ ਛੁਟੇ ਤ੍ਰਿਯ ਬਾਨ ਸਭੈ ਦਲ ਬਾਦਲ ਸੇ ਚਲਿ ਫੂਟੇ। ੨0। 


ਚੱਪਲਾਂ 
ਮਾਨਵਤੀ ਜਿਹ _ਓਰ _ਸਿਧਾਰੇ। ਏਕ _ਤੀਰ ਇਕ ਸ੍ਹਾਰ ਸੰਘਾਰੇ। 
ਪਖਰੇ ਕੇਤੇ ਪਦੂਮ _ਬਿਦਾਰੇ। ਕੋਟਿਕ ਕਰੀ ਖੇਤ ਮੈ ਮਾਰੇ। ੨੧। 


ਦੰਹਰਾ 
ਸਭ _ਸਖਿਯਾ _ਹਰਖਤਿ ਭਈ ਕਾਤਰ ਭਈ ਨ ਕੋਇ। 
ਜੁਧ ਕਾਜ ਸਭ ਹੀ ਚਲੀ ਕਾਲ ਕਰੈ ਸੋ _ਹੋਇ। ੨੨। 


ਨਾਵੰਯਾ 
ਚਾਬੁਕ ਮਾਰਿ ਤੁਰੰਗ ਧਸੀ ਰਨ ਕਾਢਿ ਕ੍ਰਿਪਾਨ ਬਡੇ _ਭਟ ਘਾਏ। 
ਪਾਸਨ ਪਾਸਿ ਲਏ _ਅਰਿ ਕੇਤਿਕ ਜੀਵਤ ਹੀ ਗਹਿ ਜੇਲ ਚਲਾਏ। 
ਚੂਰਨ ਕੀਨ ਗਦਾ ਗਹਿ ਕੈ ਇਕ ਬਾਨਨ ਸੌ ਜਮ ਲੋਕ ਪਠਾਏ। 
ਜੀਤਿ ਲਏ ਅਰਿ ਏਕ ਅਨੇਕ ਨਿਹਾਰਿ ਰਹੇ ਰਨ ਛਾਡਿ ਪਰਾਏ। ੨੩। 


ਪਾਸਨ ਪਾਸਿ ਲਏ ਅਰਿ ਕੇਤਿਕ ਕਾਢਿ ਕ੍ਰਿਪਾਨ ਕਈ ਰਿਪੁ ਮਾਰੇ। 
ਕੇਤੇ ਹਨੇ ਗੁਰਜਾਨ ਭਏ ਭਟ ਕੇਸਨ ਤੇ ਗਹਿ ਏਕ ਪਛਾਰੇ। 

ਸੂਲਨ _ਸਾਂਗਨ ਸੈਥਿਨ ਕੇ ਸੰਗ _ਬਾਨਨ ਸੌ ਕਈ ਕੋਟਿ ਬਿਦਾਰੇ। 
ਏਕ ਟਰੇ ਇਕ ਜੂਝਿ ਮਰੇ ਸੁਰ ਲੋਕ _ਬਰੰਗਨਿ ਸਾਥ _ਬਿਹਾਰੇ।੨੪। 


ਚਰਿਤ੍ਰ ਪਾਖਿਆਨ ੫0੯ 


ਬਹੁਤ ਵੱਡਾ ਦਲ ਜੋੜ ਕੇ ਕਈ ਕਰੋੜ ਸੂਰਮੇ ਨਾਲ ਲਏ, (ਜਿਨ੍ਹਾਂ ਦੇ) ਸ਼ਰੀਰਾਂ ਉਤੇ 


ਸੁੰਦਰ ਗਹਿਣੇ ਸਜੇ ਹੋਏ _ਸਨ। ਪ੍ਰਚੰਡ ਕ੍ਰਿਪਾਨ ਬੰਨ੍ਹ ਕੇ (ਰਾਣੀ) ਰਥ ਉਤੇ ਚੜ੍ਹ ਗਈ ਜਿਸ 
ਨੂੰ ਵੇਖ ਕੇ ਦੇਵਤੇ ਅਤੇ ਦੈਂਤ ਸਭ _ਹੈਰਾਨ ਹੋ__ਗਏ। _(ਉਹ) ਪਾਨ _ਚਬਾ ਰਹੀ ਸੀ, ਕੁਝ 
ਮੁਸਕਰਾ ਰਹੀ ਸੀ ਅਤੇ ਮੋਤੀਆਂ ਦੇ ਹਾਰ _ਉਸ_ਦੀ ਛਾਤੀ ਉਤੇ ਲਟਕ ਰਹੇ ਸਨ। ਸ਼ਰੀਰ 


ਉਤੇ ਦੁਪੌਟਾ ਫਬ ਰਿਹਾ ਸੀ ਅਤੇ ਸਿਰ ਉਤੇ ਚੌਂਕ (ਫੁਲ) ਨੂੰ ਵੇਖ ਕੇ ਸੂਰਜ ਦਾ ਪ੍ਰਕਾਸ਼ 
ਵੀ ਲਜਾ ਰਿਹਾ _ਸੀ।੧੮। 


(ਉਹ) ਹਠੀ ਸੈਨਿਕਾਂ ਦੀ ਫ਼ੌਜ ਲੈ ਕੇ ਉਥੋਂ ਚਲ ਪਈ। ਅੱਖ ਦੇ ਪਲਕਾਰੇ ਵਿਚ ਉਥੇ 
(ਮੈਦਾਨੇ ਜੰਗ) ਵਿਚ ਆਣ ਪਹੁੰਚੀ।੧੯। 


ਦਿੱਤੇ। (ਉਸ ਇਸਤਰੀ ਨੂੰ) ਵੇਖ ਕੇ ਕੋਈ ਲੜ ਪਏ 
ਰਣ ਵਿਚ ਜੂਝ ਮਰੇ, ਜਿਨ੍ਹਾਂ ਦੇ ਪ੍ਰਾਣ ਖ਼ਤਮ ਹੋ ਸਨ। ਇਸਤਰੀ ਦੇ ਬਾਣ 
ਚਲਦੇ ਸਨ (ਜਿਸ ਦੇ ਫਲਸਰੂਪ ਵੈਰੀ ਦੇ) ਸਾਰੇ ਦਲ ਬਦਲ _ਵਾਂਗ _ਫਟ ਗਏ 
ਚੱਪਾਣ 

ਮਾਨਵਤੀ (ਰਾਣੀ) ਜਿਸ ਪਾਸੇ ਵਲ ਜਾਂਦੀ ਸੀ, ਇਕ ਤੀਰ ਨਾਲ ਇਕ _ਸਵਾਰ ਮਾਰ 
ਦਿੰਦੀ ਸੀ। ਕਈ ਪਦਮ ਘੋੜੇ (ਅਥਵਾ ਘੋੜ ਚੜ੍ਹੇ ਸਵਾਰ) ਮਾਰ ਦਿੱਤੇ ਅਤੇ ਕਰੋੜਾਂ ਹਾਥੀ 
ਯੁੱਧ-ਭੂਮੀ ਵਿਚ _ਸੰਘਾਰ ਦਿੱਤੇ।੨੧। 
ਦੰਹਰਾ” 

ਸਾਰੀਆਂ _ਸਖੀਆਂ ਪ੍ਰਸੰਨਤਾ ਪੂਰਵਕ _(ਯੁੱਧ _ਕਰ ਰਹੀਆਂ _ਸਨ), (ਉਨ੍ਹਾਂ ਵਿਚੋਂ) ਕੋਈ 
ਵੀ ਕਾਇਰ ਨਹੀਂ _ਸੀ। ਸਾਰੀਆਂ ਯੁੱਧ ਕਰਨ ਲਈ ਚਲੀਆਂ ਸਨ, (ਅਗੋਂ ਜੋ) ਕਾਲ ਕਰੇਗਾ, 
ਸੋਈ ਹੋਏਗਾ।੨੨। 


ਕੀਤਾ ਅਤੇ ਕਰੋੜਾਂ 
ਸੁਟੇ। ਕਿਤਨੇ ਹੀ ਵੈਰੀ_ਫਾਂਸਾਂ ਵਿਚ ਫਸਾ _ਲਏ ਅਤੇ _ਕਿਤਨਿਆਂ 

ਭਜ ਗਏ, 

ਚੁਕੇ 


ਹਾਵੀ” 

(ਰਾਣੀ) ਘੋੜੇ ਨੂੰ `ਚਾਬਕ ਮਾਰ ਕੇ ਰਣ-ਭੂਮੀ ਵਿਚ ਧਸ ਗਈ 
ਬਹੁਤ ਸੈਨਿਕ _ਮਾਰ ਦਿੱਤੇ। _ਫਾਂਸਾਂ ਨਾਲ ਕਿਤਨੇ ਹੀ ਵੈਰੀ ਫਸਾ ਲਏ 
ਪਕੜ ਕੇ ਜੇਲ ਭੇਜ ਦਿੱਤੇ। ਕਈਆਂ ਨੂੰ ਗਦਾ ਮਾਰ ਕੇ ਚੂਰ ਚੂਰ ਕਰ ਦਿੱਤਾ ਅਤੇ ਕਈਆਂ 
ਨੂੰ _ਬਾਣਾਂ ਨਾਲ _ਯਮ _ਲੋਕ ਭੇਜ ਦਿੱਤਾ। (ਉਸ) ਇਕ (ਇਸਤਰੀ) ਨੇ ਅਨੇਕਾਂ ਵੈਰੀ ਜਿਤ 
ਲਏ ਅਤੇ (ਜੋ ਕੇਵਲ) ਵੇਖ ਰਹੇ ਸਨ, ਉਹ ਵੀ ਰਣ-ਭੂਮੀ ਨੂੰ ਛਡ ਕੇ ਭਜ ਗਏ।੨੩। 


ਹੈਂ 
੍ 
3 


ਕਈਆਂ ਵੈਰੀਆਂ ਨੂੰ ਫਾਂਸਾਂ ਵਿਚ ਫਸਾ _ਲਿਆ ਅਤੇ ਕ੍ਰਿਪਾਨ ਕਢ ਕੇ ਕਿਤਨੇ ਹੀ 
ਕੇ ਪਛਾੜ ਦਿੱਤਾ। ਤ੍ਰਿਸ਼ੂਲਾਂ, ਬਰਛੀਆਂ, ਸੈਹਥੀਆਂ ਅਤੇ _ਬਾਣਾਂ ਨਾਲ ਕਈ ਕਰੋੜ ਨਸ਼ਟ ਕਰ 
ਦਿੱਤੇ। ਇਕ ਭਜ ਗਏ, ਇਕ ਜੂਝ _ਕੇ ਮਰ ਗਏ ਅਤੇ ਕਈ _ਅਪੇਂਛਰਾਵਾਂ ਨਾਲ ਸਵਰਗ 


ਵਿਚ ਵਿਹਾਰ ਕਰਨ ਲਗ _ਗਏ।੨੪। 


੫੧0 ਸੀ _ਦਸਮ-ਗ੍ਰੰਥ ਸਾਹਿਬ 


ਦੱਖਣ? 
ਐਸੇ ਜਬ ਅਬਲਾ ਰਨ _ਕੀਨੋ। ਠਾਢੇ ਇੰਦੂ ਦਤ ਸਭ _ਚੀਨੋ। 
ਪੁਨਿ ਸੈਨਾ ਕੋ ਆਯਸੁ ਦਯੋ। ਤਾ ਕੌ _ਘੇਰਿ ਦਸੋ ਦਿਸਿ ਲਯੋ। ੨੫। 


ਦੰਹਾਰਾ 
ਚਹੂੰ ਓਰ _ਘੇਰਤ ਭਏ ਸਭ ਸੂਰਾ ਰਿਸਿ ਖਾਇ। 
ਭਾਤਿ _ਭਾਤਿ ਜੂਝਤ ਭਏ ਅਧਿਕ ਹ੍ਿਦੈ ਕਰਿ _ਚਾਇ। _੨੬। 


ਚੱਪਣਾ 
ਮਾਰਿ ਮਾਰਿ ਕਹਿ ਬਾਨ _ਚਲਾਏ। _ਮਾਨਵਤੀ ਕੇ _ਸਾਮੁਹਿ ਧਾਏ। 
ਤਬ ਅਬਲਾ ਸਭ ਸ਼ਸਤ੍ੁ _ਸੰਭਾਰੇ। ਬੀਰ ਅਨੇਕ ਮਾਰ ਹੀ _ਡਾਰੇ। ੨੭। 


ਲਗੇ ਦੇਹ ਤੇ ਬਾਨ ਨਿਕਾਰੇ। ਤਨਿ ਤਨਿ ਵਹੈ ਬੈਰਿਯਨ ਮਾਰੇ। 
ਜਾ ਕੇ ਅੰਗ ਘਾਇ ਦ੍ਰਿੜ ਲਾਗੇ। ਗਿਰਿ ਪਰੇ ਬਹੁਰਿ ਨਹਿ _ਜਾਗੇ। ੨੮। 


ਭਾਤਿ _ਭਾਤਿ ਸਭ _ਸੁਭਟ ਸੰਘਾਰੇ। ਜਿਯਤ ਬਚੇ ਰਨ _ਤ੍ਯਾਗ _ਪਧਾਰੇ। 
ਇੰਦੂ ਦਤ ਕੋ ਪ੍ਰਿਥਮ ਸੰਘਾਰਿਯੋ। _ਉਗੂ _ਦਤ ਕੋ ਬਹੁਰਿ ਨਿਹਾਰਿਯੋ। ੨੯। 


ਦਤ 
ਅਤਿ ਰਾਨੀ _ਹਰਖਤਿ ਭਈ ਰਾਜਾ _ਲਿਯੋ __ਉਠਾਇ। _੩0। 


ਧੈਨਿ ਰਾਨੀ ਤੈ ਜੀਤਿ ਰਨ ਹਮ ਕੋ ਲਯੋ ਉਬਾਰਿ। 
ਆਜ ਲਗੇ ਚੌਦਹ ਭਵਨ ਹੋਇ ਨ ਤੋਂ ਸੀ ਨਾਰਿ। ੩੨। 
ਧੰਨ ਰਾਨੀ ਤੈ ਮਾਰਿ ਅਰਿ ਮਾਰਿ ਸਤੁ ਪਤਿ ਲੀਨ। 
ਰਨ ਤੇ ਲਯੋ _ਉਚਾਇ ਮੁਹਿ ਨਯੌ ਜਨਮ ਜਨੁ _ਦੀਨ। _੩੩। 


ਚਰਿਤ੍ਰ ਪਾਖਿਆਨ ੫੧੧ 


ਦੱਖਣ? 

ਜਦ (ਉਸ) ਇਸਤਰੀ ਨੇ ਇਸ ਤਰ੍ਹਾਂ ਦਾ 
ਖੁਦ ਸਾਰਾ (ਯੁੱਧ) ਵੇਖਿਆ। ਫਿਰ ਉਸ ਨੇ ਸੈਨਾ 
ਚੌਹਾਂ _ਪਾਸਿਆਂ ਤੋ ਘੇਰ _ਲਿਆ।੨੫। 
ਦੰਹਰਾ 

ਸਾਰਿਆਂ ਸੂਰਮਿਆਂ ਨੇ ਕ੍ਰੋਧਿਤ ਹੋ ਕੇ (ਵੈਰੀ ਨੂੰ) ਚੌਹਾਂ ਪਾਸਿਆਂ ਤੋਂ ਘੇਰ _ਲਿਆ। 
ਹਿਰਦੇ ਵਿਚ ਚਾਉ ਵਧਾ ਕੇ ਕਈ ਤਰ੍ਹਾਂ ਨਾਲ ਜੂਝਣ _ਲਗੇ।੨੬। 


ਨੂੰ ਆਗਿਆ 


02੧੨ %&7 


ਜੱਪਣਾ 

'ਮਾਰੋ-ਮਾਰੋਂ` ਕਹਿੰਦੇ ਹੋਏ ਬਾਣ ਚਲਾਉਂਦੇ ਸਨ ਅਤੇ _ਮਾਨਵਤੀ ਦੇ ਸਾਹਮਣੇ ਆ ਢੁਕੇ 
ਸਨ। _ਤਦ ਇਸਤਰੀ _ਨੇ _ਸਾਰੇ ਸ਼ਸਤ੍ਰ _ਸੰਭਾਲ ਲਏ ਅਤੇ ਅਨੇਕ _ਸੂਰਮਿਆਂ ਨੂੰ ਮਾਰ _ਹੀ 
ਸੁਟਿਆ।੨੭। 

ਉਸ ਨੇ ਆਪਣੇ ਸ਼ਰੀਰ ਵਿਚ ਲਗੇ _ਬਾਣਾਂ ਨੂੰ ਕਢਿਆ ਅਤੇ ਫਿਰ ਉਹੀ ਖਿਚ ਖਿਚ 
ਕੇ ਵੈਰੀਆਂ ਨੂੰ ਮਾਰੇ। ਜਿਸ ਨੂੰ ਉਹ ਚੰਗੀ ਤਰ੍ਹਾਂ ਲਗੇ, ਉਹ ਡਿਗ ਪਏ ਅਤੇ ਮੁੜ ਕੇ ਸਚੇਤ 
ਨ _ਹੋਏ।੨੮। 

ਵਖ _ਵਖ ਢੰਗਾਂ ਨਾਲ ਵੈਰੀਆਂ ਨੂੰ ਮਾਰ ਦਿੱਤਾ। ਜੋ ਜੀਉਂਦੇ ਬਚ _ਗਏ, _ਉਹ _ਰਣ- 
ਭੂਮੀ ਛਡ ਕੇ ਚਲੇ _ਗਏ। ਪਹਿਲਾਂ ਉਸ ਨੇ ਇੰਦੂ ਦੱਤ ਨੂੰ ਮਾਰਿਆ ਅਤੇ ਫਿਰ ਉਗੂ ਦੱਤ 


ਵਲ ਵੇਖਿਆ।੨੯। 
ਦੰਹਰਾ” 

(ਰਾਣੀ ਨੇ) ਜੰਗ _ਜਿਤ ਕੇ ਫਿਰ ਉਗੂ ਦੱਤ ਨੂੰ ਜਾ ਕੇ ਜੀਉਂਦਿਆਂ ਵੇਖਿਆ। ਰਾਣੀ 
ਬਹੁਤ ਖੁਸ਼ ਹੋਈ ਅਤੇ ਰਾਜੇ ਨੂੰ ਚੁਕ ਲਿਆ।੩0। 


੭%/ਤਲ 
ਰਾਣੀ ਨੇ ਆਨੰਦਿਤ ਹੋਕੇ ਰਾਜੇ ਨੂੰ ਚੁਕ ਲਿਆ। ਉਸ ਨੇ ਮਹੱਲ ਵਿਚ ਆ ਕੇ 


ਬੇਹਿਸਾਬਾ ਦਾਨ ਦਿੱਤਾ। (ਵੈਰੀ ਦੇ) ਬਹੁਤਿਆਂ ਘਰਾਂ ਨੂੰ ਨਸ਼ਟ ਕਰ ਕੇ, (ਫਿਰ) ਵੈਰੀਆਂ ਦੇ 
ਨਾਇਕ ('ਸ਼ਤੁ-ਪਤਿ”) ਨੂੰ ਮਾਰਿਆ। ਫਿਰ ਖੁਸ਼ੀ ਖੁਸ਼ੀ ਆ ਕੇ ਰਾਜ ਕੀਤਾ।੩੧। 


੫੧੨ 


ਸੀ _ਦਸਮ-ਗੁੁੰਥ ਸਾਹਿਬ 


ਚੱਪਾਣ 
ਸੁਨੁ ਰਾਨੀ ਤੈ ਮੋਹਿ ਜਿਯਾਰੋ। ਅਬ ਚੇਰੋ ਮੈ ਭਯੋ ਤਿਹਾਰੋ। 


ਅਬ ਯੌ ਬਸੀ ਮੋਰ ਮਨ ਮਾਹੀ। ਤੋ ਸਮ ਔਰ ਤ੍ਰਿਯਾ ਕਹੂੰ _ਨਾਹੀ। ੩੪। ੧। 


/ਏੱਤਾ ਹੀ ਲਾਰਤ੍ਹ ਪਖੂਯਾਨੇ /੍‌ਯਆਾ ਗਾਹੇੜ੍ਹੇ ਮੰਤ ਡੂਪ ਅੰਭਾਦੇ /ਏਕ' ਨੋ ਅਠਾਣੰਨਿਵੇਂ ਯਾਰੇਤ੍ਰ ਜ਼ਮਪਤਨਆ 


ਡਾ _ਲਭਮ ਸ੍ਤ/ 9੨੮/ ੨੫੨੩੭ ਅ%ਫਲਹੰ/ 


ਦੰਹਾਰਾ 

ਰਾਵੀ ਨਦਿ ਊਪਰ _ਬਸੈ ਨਾਰਿ ਸਾਹਿਬਾ _ਨਾਮ। 

ਮਿਰਜਾ ਕੇ ਸੰਗ _ਦੋਸਤੀ ਕਰਤ _ਆਨਹੂੰ _ਜਾਮ। _੧। 
ਚੱਲ? 

ਕੋ _ਦੂਲਹ _ਬ੍ਯਾਹਨ _ਆਯੋ। _ਯਹ _ਮਿਰਜਾ _ਚਿਤ ਚਿੰਤ _ਬਢਾਯੋ। 


੮੮. 


ਕੋ ਜਤਨ ਕੌਨ ਸੋ _ਕੀਜੈ। ਯਾ ਤੇ ਯਹ ਅਬਲਾ ਹਰਿ ਲੀਜੈ। ੨। 


ਤਾ 
ਯਾ 

ਤ੍ਰਿਯ ਹੂੰ ਕੇ ਜਿਯ ਮੈ ਯੋ ਆਈ। ਪ੍ਯਾਰੋ ਮਿਤ੍ਰ ਨ ਛੋਰਿਯੋ ਜਾਈ। 
ਯਾ ਕੌ ਬ੍ਯਾਹਿ ਕਹਾ ਮੈ ਕਚਿਹੋ। ਯਾਹੀ ਸੋ ਸੋ ਜੀਹੌ_ਕੈ ਮਰਿਹੌ। ੩। 


ਭੋਗ ਤੁਮਰੇ ਮੈ ਰਸੀ। ਪਤਿ ਤ੍ਰਿਯ ਭਾਵ ਜਾਨਿ ਗ੍ਰਿਹ ਬਸੀ। 
ਰੋ ਚਿਤ ਚੋਰਿ ਤੈ ਲੀਨੋ। ਤਾ ਤੇ ਜਾਤ ਬ੍ਯਾਹ ਨਹਿ _ਕੀਨੋ। ੪। 


ਦੰਹਰਾ 
ਸਾਚ ਕਹਤ ਜਿਯ _ਕੀ_ਤੁਮੈ ਸੁਨਿਹੌ ਮੀਤ ਬਨਾਇ। 
ਮੁਖ ਮਾਂਗੇ ਬਰੁ _ਦੇਤ ਨਹਿ ਘੋਲ ਘੁਮਾਈ ਮਾਇ। ੫। 


ਦੱਪਣ? 
ਅਬ ਮੁਹਿ ਮੀਤ ਕਹੋਂ ਕਾ ਕਰੌ। ਤੋਹਿ ਛਾਡਿ ਵਾ ਕੌ ਨਹਿ ਬਰੌ। 
ਮੋ ਕਹੁ ਬਾਜ ਪ੍ਰਿਸਟਿ ਪਰ ਡਾਰੋ। ਆਪਨ ਲੈਕਰਿ ਸੰਗ ਸਿਧਾਰੋ। ੬। 
ਦੰਹਰਾ 
ਹਮਰੇ ਧਾਮ ਨਹਿ ਗਏ _ਬਰਾਤੀ ਆਇ। 
ਮੁਹਿ ਤੈ ਬਾਜ ਧੈ ਡਾਰਿ ਲਿਜਾਇ ਤੁ ਜਾਇ। ੭। 


3 30 


ਜਬ 

ਤਬ 
ਸ਼ਾਵੰਯਾ 

ਤੇਰੇ ਹੀ ਸੰਗ ਬਿਰਾਜ ਹੋ_ ਮੀਤ ਮੈ ਔਰ ਕਰੌਗੀ ਕਹਾ ਪਤਿ ਕੈ ਕੈ। 

ਤੋਹੂ ਕੋ ਆਜੁ ਬਰੌ ਨ ਟਰੌ ਮਰਿਹੌ ਨਹਿ ਹਾਲ ਹਲਾਹਲ ਖੈ_ਕੈ। 

ਨੇਹੁ ਬਢਾਇ ਸੁ ਕੇਲ ਕਮਾਇ ਸੁ ਦੇਤ ਤਿਨੈ ਅਪਨੀ ਤ੍ਰਿਯ ਕੈ ਕੈ। 


ਵੈ ਦਿਨ ਭੂਲਿ ਗਏ ਤੁਮ ਕੋ ਜਿਯ ਹੋ ਕੈਸੋ ਲਾਲਨ ਲਾਜ ਲਜੈ ਕੈ। ੮। 


ਚਰਿਤ੍ਰ ਪਾਖਿਆਨ ੫੧੩ 


ਜੱਪਣਾ 
ਹੇ ਰਾਣੀ! ਸੁਣ, ਤੂੰ ਮੈਨੂੰ _ਜੀਵਨ-ਦਾਨ ਦਿੱਤਾ ਹੈ। ਹੁਣ ਮੈਂ ਤੇਰਾ ਦਾਸ ਹੋ ਗਿਆ ਹਾਂ। 
ਹੁਣ ਮੇਰੇ ਮਨ ਵਿਚ ਇਹ ਗੱਲ ਸਮਾ ਗਈ ਹੈ ਕਿ ਤੇਰੇ ਵਰਗੀ ਹੋਰ ਕੋਈ ਇਸਤਰੀ ਨਹੀਂ 
ਹੈ।੩੪। 
/ਏਥੇਂ ਸੰ ਗੰਰੇਤੁੰਪ/ਮਿਆਨ ਦੇ /ਤਯਾ ਗਾਰੇੜ੍ਹ ਦੇ ਮੰਡ ਡੂਪ ਦੇ ਸੰਵਾਦ ਦੇ %੨੮ਵ' ਗਾਰੇਤੂ ਦੀ ਸ਼ਪਤ£ 
ਭਾ ਲਭ ਹ/ 5੭੮੭ ੨੫੨੩੪ ਚਲਦਾ? 


ਦੰਹਰਾ 
ਰਾਵੀ ਨਦੀ ਦੇ ਕੇਢੇ ਸਾਹਿਬਾਂ ਨਾਂ ਦੀ ਇਕ ਇਸਤਰੀ ਵਸਦੀ ਸੀ, ਜੋ ਮਿਰਜ਼ੇ ਨਾਲ 
ਅੱਠੇ _ਪਹਿਰ ਪਿਆਰ _ਪਾਲਦੀ _ਸੀ।੧। 


ਜਾ (ਮੰਗੇਤਰ) ਨਾਲ ਵਿਆਹ ਕਰ ਕੇ ਮੈਂ ਕੀ ਕਰਾਂਗੀ, (ਮੈਂ ਤਾਂ) 
ਹੀ _ਜੀਆਂਗੀ ਅਤੇ _ਮਰਾਂਗੀ।੩। 
(ਸਾਹਿਬਾਂ ਮਿਰਜ਼ੇ ਨੂੰ ਚਿੱਠੀ ਲਿਖਦੀ ਹੈ) ਹੇ ਮਿਤਰ! (ਮੈਂ) ਤੇਰੇ ਸੈਯੋਗ ਵਿਚ ਰਚ ਮਿਚ 
ਹਾਂ। (ਮੈਂ) ਪਤੀ ਪਤਨੀ ਭਾਵ ਨਾਲ ਹੀ ਘਰ ਵਿਚ ਵਸੀ ਹੋਈ ਹਾਂ। ਤੂੰ ਮੇਰਾ ਚਿਤ 
ਚੁਰਾ ਲਿਆ ਹੈ। ਇਸ ਲਈ (ਮੈਂ ਕਿਸੇ ਹੋਰ ਨਾਲ) ਵਿਆਹ ਨਹੀਂ ਕਰ _ਸਕਦੀ।੪। 
ਦੰਹਰਾ 

ਹੇ ਮੇਰੇ ਮਿਤਰ! (ਮੈਂ) ਤੈਨੂੰ ਆਪਣੇ ਮਨ ਦੀ ਸੱਚੀ ਗੱਲ ਕਹਿੰਦੀ ਹਾਂ, ਚੰਗੀ ਤਰ੍ਹਾਂ _ਸੁਣ 
ਲਵੋ। ਮੈਂ ਆਪਣੀ ਮਾਂ _ ਤੋਂ _ਵਾਰਨੇ ਜਾਂਦੀ ਹਾਂ, ਪਰ __ਉਹ ਮੈਨੂੰ ਮਨ ਚਾਹਿਆ ਵਰ ਨਹੀਂ 
ਦਿੰਦੀ।੫। 
ਚੱਪਾਣ 

ਹੇ ਮਿਤਰ! ਹੁਣ ਮੈਨੂੰ ਦਸੋ, ਕੀ ਕਰਾਂ। ਤੈਨੂੰ ਛਡ ਕੇ ਉਸ ਨਾਲ ਵਿਆਹ ਨਹੀਂ 
ਕਰਾਂਗੀ। ਮੈਨੂੰ ਘੋੜੇ _ਦੀ ਪਿਠ _ਉਤੇ _ਚੜ੍ਹਾਓ ਅਤੇ ਆਪਣੇ _ਨਾਲ ਲੈ _ਕੇ _ਭਜ _ਜਾਓ।੬। 
ਦੰਹਰਾ 

ਜਦ ਤਕ _ਬਰਾਤੀ ਸਾਡੇ ਘਰ ਪਹੁੰਚ ਨਹੀਂ ਜਾਂਦੇ, ਤਦ ਤਕ ਤੁਸੀਂ ਮੈਨੂੰ ਘੋੜੇ ਤੇ ਚੜ੍ਹਾ 
ਕੇ ਲੈ ਜਾ ਸਕਦੇ ਹੋ ਤਾਂ ਲ। ਜਾਓ।੭। 
੭ਾਵੰਯਾ 
ਹੇ ਮਿਤਰ! ਐਂ) ਤੇਰੇ 


ਵਧਣ 
ਕਢ 

ਇਸਤਰੀ ਦੇ ਮਨ ਵਿਚ ਵੀ ਇਹ (ਗੌਲ) ਆਈ ਕਿ ਪਿਆਰੇ ਮਿਤਰ ਨੂੰ ਛਡਿਆ 
ਇਸ ਮਿਰਜ਼ੇ 


ਸਕਾਂਗੀ।੮। 


੫੧੪ ਸੀ _ਦਸਮ-ਗ੍ਰੰਥ ਸਾਹਿਬ 


ਜਾਤ _ਘਨੀ _ਪਛੁਤਾਤ ਬਿਯਾਹ ਕੀ ਜੋ ਕੋਊ ਬਾਤ ਸੁਨਾਵੈ। 
ਪਾਨ _ਮਰੋਰਤ _ਮਾਨਿਨਿ _ਦਾਂਤਨ ਸੋ _ਅੰਗੁਰੀਨ _ਚਬਾਵੈ। 
ਨਵਾਇ ਖਨੈ _ਪੁਹਮੀ ਨਖ ਰੇਖ _ਲਥੈ ਮਨ ਮੈ ਪਛੁਤਾਵੈ। 


ਹੈ 
ਵਂ 
ਸੋ 


333੩ 


ਦੰਹਰਾ 
ਰਚਿਰ ਰਮਨ ਤੁਮਰੈ ਰਚੀ ਐਰ ਸੁਹਾਤ ਨ ਮੋਹਿ। 
ਬ੍ਯਾਹਿ _ਬਰਾਤੀ ਜਾਇ ਹੈ ਲਾਜ ਨ _ਐਹੈ _ਤੋਹਿ। ੧0। 
ਹਾਵੀਯਾਂ 
ਨੈਸਕਿ ਮੋਰਿ ਗਏ ਅਨਤੈ ਨਹਿ ਜਾਨਤ ਪ੍ਰੀਤਮ ਜੀਤ ਰਹੈਗੋ। 
ਪ੍ਯਾਰੀ ਹੀ _ਪ੍ਯਾਰੀ ਪੁਕਾਰਤ ਆਰਤਿ _ਬੀਥਨ ਮੈ ਬਹੁ ਬਾਰ ਕਹੈਗੋ। 
ਹਮਰੈ ਇਨ ਕੇ ਦੁਹੂੰ ਬੀਚ ਕਹੌ ਕਿਹ ਭਾਤਿ ਸਨੇਹ ਰਹੈਗੋ। 
ਹੀ ਕਾਜ ਸੁ ਸਖੀ ਜਬ 


ਚੱਪਣਾ 

ਯਹੈ _ਮਾਨਨੀ ਮੰਤੁ _ਬਿਚਾਰਿਯੋ। _ਬੋਲਿ ਸਖੀ ਪ੍ਰਤਿ ਬਚਨ _ਉਚਾਰਿਯੋ। 
ਮਿਰਜਾ ਸਾਥ _ਜਾਇ ਤੁਮ _ਕਹਿਯਹੁ। ਆਜੁ _ਆਨਿ ਸਾਹਿਬਾ ਕੋ _ਗਹਿਯਹੁ। 
ਜਬ ਵਹ ਆਇ ਬ੍ਰਯਾਹਿ ਕਰਿ ਲੈ ਹੈ। ਤੁਮਰੇ ਡਾਰਿ ਫੂਲ ਸਿਰ ਜੈ ਹੈ। 
ਮੋਰੇ ਗਏ ਕਹੋ ਕਾ ਕਰਿਹੋ। ਉਰ ਮੈ ਮਾਰਿ ਕਟਾਰੀ ਮਰਿਹੋ। ੧੩। 

ਦੰਹਰਾ 
ਹਮ ਸੈ ਲਾਗੀ ਕਛੂ ਤੁਮਰੀ ਲਗਨਿ _ਬਨਾਇ। 
ਮੋ ਕੋ ਲੈ ਜਾਇਯੋ ਆਜ ਨਿਸਾ ਕੌ ਆਇ। ੧੪। 


0 ਤੋ 


੭%#=ੜਾਲ 
ਰੰਗਵਤੀ ਇਹ _ਭਾਤਿ ਜਬੈ ਸੁਨਿ ਪਾਇਲਯੋ। 
ਸਕਲ ਪੁਰਖ ਕੌ ਭੇਸ ਤਬ ਆਪੁ _ਬਨਾਇਯੋ। 
ਹ੍ਰੋ ਕੈ ਬਾਜ ਅਰੂੜਿ ਤਬੈ ਤਹ ਕੌ ਚਲੀ। 
ਹੋ ਲੀਨੈ ਸਕਲ _ਸੁਬੇਸ ਸਖੀ _ਬੀਸਕ _ਭਲੀ। _੧੫। 
ਚੱਪਣਾ 
ਚਲੀ ਸਖੀ ਆਵਤ ਤਹ _ਭਈ। ਜਹ ਕਛੂ _ਸੁਧਿ ਮਿਰਜਾ ਕੀ ਲਈ। 
ਸਖੀ ਸਹਿਤ _ਚਲਿ ਸੀਸ ਝੁਕਾਯੋ। _ਤੋਹਿ ਸਾਹਿਬਾ ਬੇਗ ਬੁਲਾਯੋ। _੧੬। 


ਮਿਰਜਾ ਸੁਨਤ ਬਾਤ _ਚੜਿ _ਧਾਯੋ। ਪਲਕ _ਨ ਭਈ ਗਾਵ ਤਹ ਆਯੋ। 
ਯਹ ਸੁਧਿ ਜਬੈ ਸਾਹਿਬਾ ਪਾਈ। _ਤੁਰਤੁ ਏਕ ਤਹ ਸਖੀ ਪਠਾਈ। _੧੭। 


ਕੋ ਪੀਯ ਰੁਚੈ ਮਿਰਜਾ ਪਰੁ _ਬ੍ਯਾਹੁ _ਕਿਧੋ ਮਨ ਮੈ ਨ ਸੁਹਾਵੇ। ੯। 


ਪ੍ਰੀਤਿ ਬਥ੍ਯੋ _ਨਿਜੁ ਮੀਤ ਦਹੈਗੋ। _੧੧। 


੧੨। 


ਚਰਿਤ੍ਰ ਪਾਖਿਆਨ ੫੧੫ 
ਜੇ ਕੋਈ ਵਿਆਹ ਕਰਨ ਦੀ ਗੌਲ ਕਰਦਾ ਹੈ ਤਾਂ ਮੈਂ ਪੀਲੀ ਧੈ ਜਾਂਦੀ ਹਾਂ ਅਤੇ 
ਬਹੁਤ _ਪਛਤਾਉਂਦੀ ਹਾਂ। (ਮੈਂ) ਮਾਣਮਤੀ ਹੱਥ _ਨਾਲ ਹੱਥ _ਮਰੋੜਦੀ ਹਾਂ ਅਤੇ ਦੰਦਾਂ ਨਾਲ 
ਉਂਗਲਾਂ _ਚਬਾਉਂਦੀ ਹਾਂ। ਗਰਦਨ ਝੁਕਾ _ਕੇ ਨਹੁੰਆਂ ਨਾਲ _ਧਰਤੀ ਉਤੇ _ਲੀਕਾਂ ਪਾਂਦੀ ਹਾਂ 
ਅਤੇ ਐੱਸੀ ਵੇਖ ਕੇ ਮਨ ਵਿਚ ਪਛਤਾਉਂਦੀ ਹਾਂ। (ਤੁਹਾਡੀ) ਪ੍ਰੇਮਿਕਾ ਨੂੰ ਕੇਵਲ ਮਿਰਜ਼ਾ ਹੀ 
ਚੰਗਾ _ਲਗਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਮਨ ਨੂੰ ਮਾਨੋ ਚੰਗਾ ਨਹੀਂ _ਲਗਦਾ।੯। 
ਦੰਹਰਾ” 
(ਮੇਰਾ ਮਨ) ਤੇਰੇ ਵਿਚ ਹੀ ਰੁਚੀ ਰਖਦਾ ਹੈ, ਹੋਰ ਕੋਈ ਮੈਨੂੰ (ਰਤਾ ਜਿੰਨਾ ਵੀ) ਚੰਗਾ 
ਨਹੀਂ _ਲਗਦਾ। _ਜੇ _ਬਰਾਤੀ ਮੈਨੂੰ ਵਿਆਹ ਕੇ ਲੈ ਜਾਣਗੇ ਤਾਂ ਤੈਨੂੰ ਲਾਜ ਨਹੀਂ _ਲਗੇਗੀ।੧0। 


੭ਾਵੰਯ੍ਾ 

ਥੋੜੇ ਜਿੰਨੇ ਸਮੇਂ ਲਈ ਮੇਰੇ ਕਿਤੇ ਹੋਰ (ਵਿਆਹੇ ਹੋਏ) 
(ਮੇਰਾ) ਪ੍ਰੀਤਮ _ਜੀਉਂਦਾ _ਰਹੇਗਾ। ਦੁਖੀ ਹੋਕੇ ਗਲੀਆਂ ਵਿਚ 
ਪਿਆਰੀ ਕਹਿੰਦਾ ਫਿਰੇਂਗਾ। ਫਿਰ ਮੇਰੇ ਅਤੇ ਉਸ ਵਿਚ ਪ੍ਰੇਮ 
ਹੇ ਸਖੀ! ਮੈਂ ਕਿਹੜੇ ਕੰਮ ਲਈ (ਇਸ ਸੰਸਾਰ ਵਿਚ) ਜੀਉਂਦੀ ਰਹਾਂਗੀ ਜਦ ਮੇਰਾ ਪ੍ਰੀਤਮ 
ਪਰਮ ਦਾ ਮਾਰਿਆ ਸੜਦਾ _ਹੋਵੇਗਾ।੧੧। 
ਚੱਪਾਣ 

ਤਦ (ਉਸ) ਮਾਨਿਨੀ (ਸਾਹਿਬਾਂ ਨੇ) ਮਨ ਵਿਚ ਵਿਚਾਰ _ਕੀਤਾ ਅਤੇ ਸਖੀ ਪੁਤਿ 
ਬਚਨ ਕਹੇ 'ਤੂੰ ਜਾ ਕੇ ਮਿਰਜ਼ੇ ਨੂੰ ਕਹਿ ਕਿ ਅਜ ਆ ਕੇ ਸਾਹਿਬਾਂ ਨੂੰ ਲੈ ਜਾਏ।੧੨। 

ਜਦ ਉਹ ਆ ਕੇ (ਮੈਨੂੰ) ਵਿਆਹ ਲੈਣਗੇ ਅਤੇ ਤੇਰੇ ਸਿਰ ਵਿਚ ਸੁਆਹ ਪਾ_ਜਾਣਗੇ। 
(ਮੇਰੇ) ਜਾਣ ਤੋਂ ਬਾਦ ਦਸੋ ਕੀ _ਕਰੋਗੇ। ਹਿਰਦੇ ਵਿਚ _ਕਟਾਰ ਮਾਰ ਕੇ ਮਰ _ਜਾਓਗੇ।੧੩। 
ਦੰਹਰਾ” 

ਜੇ ਤੇਰੀ ਮੇਰੇ ਨਾਲ ਜ਼ਰਾ ਵੀ ਪ੍ਰੇਮ-ਲਗਨ ਹੈ, ਤਾਂ ਮੈਨੂੰ ਅਜ ਰਾਤੀਂ ਆ ਕੇ ਕਢ 
ਲੈ ਜਾ?।੧੪। 
੭%/ਤਲ 

ਰੰਗਵਤੀ (ਨਾਂ ਦੀ ਸਹੇਲੀ) ਨੇ ਜਦ ਇਸ ਤਰ੍ਹਾਂ (ਸਭ _ਕੁਝ) ਸੁਣ ਲਿਆ ਤਾਂ ਆਪਣਾ 
ਸਾਰਾ ਭੇਸ ਪੁਰਸ਼ ਦਾ ਬਣਾਇਆ। ਉਹ ਘੋੜੇ ਤੇ ਚੜ੍ਹ ਕੇ ਅਤੇ ਵੀਹ ਸੁੰਦਰ ਸਖੀਆਂ ਨੂੰ ਲੈ 
ਕੇ ਉਥੋਂ ਲਈ ਚਲ _ਪਈ।੧੫। 
ਚੱਪਾਣ 

ਤਦ ਸਖੀ ਚਲ ਕੇ ਉਥੇ ਆ ਗਈ ਅਤੇ ਮਿਰਜ਼ੇ ਦੀ ਕੁਝ _ਖੁਬਰ _ਲਈ। _ਸਖੀਆਂ 
ਸਮੇਤ (ਸਖੀ ਨੇ) ਚਲ ਕੇ (ਮਿਰਜ਼ੇ ਨੂੰ) ਸਿਰ ਨਿਵਾਇਆ (ਅਤੇ ਕਿਹਾ ਕਿ) ਸਾਹਿਬਾਂ ਨੇ 
ਤੈਨੂੰ ਜਲਦੀ ਬੁਲਾਇਆ ਹੈ।੧੬। 

ਮਿਰਜ਼ਾ _ਗੌਲ ਸੁਣਦਿਆਂ ਹੀ ਚਲ ਪਿਆ ਅਤੇ ਇਕ _ਪਲਕਾਰੇ ਵਿਚ ਸਾਹਿਬਾਂ ਦੇ 
ਪਿੰਡ ਆ ਗਿਆ। ਇਹ ਖਬਰ ਜਦ ਸਾਹਿਬਾਂ ਨੂੰ ਮਿਲੀ ਤਾਂ ਝਟ ਇਕ _ਸਖੀ ਉਸ ਪਾਸ 
ਭੇਜ ਦਿੱਤੀ।੧੭। 


੫੧੬ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਸੁਨੋ ਮਿਤਰ ਬਿਨੁ ਨਿਸਿ ਭਈ ਹ੍ਯਾ ਨ ਪਹੂਚਹੁ ਆਇ। 
ਜਿਨ ਕੋਊ ਸੋਧਿ ਪਛਾਨਿ ਕੈ ਤਿਨ ਪ੍ਰਤਿ ਕਹੈ ਨ ਜਾਇ। ੧੮। 


ਚੱਪਣਾ 
ਬਹੁਰਿ ਸਖੀ ਤਿਹ _ਆਨਿ _ਜਤਾਯੋ। _ਬੈਠਿ ਬਾਗ ਸੈ ਦਿਵਸ _ਬਿਤਾਯੋ। 
ਸੂਰਜ ਛਪਿਯੋ ਰੈਨਿ ਜਬ ਭਈ। ਬਾਟ ਗਾਵ ਤਾ ਕੇ ਕੀ ਲਈ। ੧੯। 


ਰੈਨਿ ਭਈ ਤਾ ਕੇ ਤਬ ਗਯੋ। ਡਾਰਤ ਬਾਜ ਪ੍ਰਿਸਟਿ ਤਿਹ ਭਯੋ। 
ਹਰਿ ਤਾ ਕੋ ਦੇਸੋਰ ਸਿਧਾਰਿਯੋ। ਜੋ _ਪਹੁਚਿਯੋ ਤਾ ਕੋ ਸਰ ਮਾਰਿਯੋ। ੨0। 


ਰੈਨਿ ਸਕਲ ਤਾ ਕੋ ਲੈ ਗਯੋ। ਉਤਰਤ ਚੜੇ ਦਿਵਸ ਕੇ _ਭਯੋ। 
ਥੋ_ਸੁ ਕੁਮਾਰ ਅਧਿਕ _ਤਨ ਹਾਰਿਯੋ। ਔਰ ਸਾਹਿਬਾ ਸਾਥ _ਬਿਹਾਰਿਯੋ। ੨੧। 


ਸੁਮਤ ਭਯੋ ਤਹ ਕਛੁ ਸ੍ਰੈ ਰਹਿਯੋ। ਤਬ ਲੌ ਸਭ _ਸਮਧਿਨ ਸੁਨਿ ਲਯੋ। 
ਚੜੇ _ਤੁਰੈ ਸਭ ਸੂਰ ਰਿਸਾਏ। ਬਾਧੇ ਗੋਲ ਤਹਾ ਕਹ ਧਾਏ। ੨੨॥। 


ਤਬ ਸਾਹਿਬਾ ਦ੍ਰਿਗ ਛੋਰਿ ਨਿਹਾਰਾ। ਹੇਰੈ ਚਹੂੰ ਓਰ _ਅਸਵਾਰਾ। 
ਸੰਗ ਭਾਈ ਦੋਊ ਤਾਹਿ ਨਿਹਾਰੇ। _ਕਰੁਣਾ ਬਹੇ ਨੈਨ _ਕਜਰਾਰੇ। _੨੩॥। 


ਜੋ ਹਮਰੇ ਪਤਿ ਇਨੇ ਨਿਹਰਿ ਹੈ। ਦੁਹੂੰ ਬਾਨ ਦੁਹੂਅਨੰ ਕਹ ਹਰਿ ਹੈ। 
ਤਾ ਤੇ ਕਛੂ ਜਤਨ ਅਬ ਕੀਜੈ। ਜਾ ਤੇ ਰਾਖਿ ਭਾਇਯਨ ਲੀਜੈ। _੨੪। 


ਸੋਵਤ ਹੁਤੋ ਮੀਤ ਨ __ਜਗਾਯੋ। _ਜਾਂਡ ਭਏ _ਤਰਕਸ _ਅਟਕਾਯੋ। 
ਔਰ ਸਸਤ੍ਰ ਲੈ ਕਹੂੰ ਦੁਰਾਏ। ਖੋਜੇ ਹੁਤੇ ਜਾਤ ਨਹਿ ਪਾਏ। ੨੫। 


ਤਬ ਲੌ ਆਇ ਸੂਰ ਸਭ _ਗਏ। ਮਾਰੋ ਮਾਰ ਪੁਕਾਰਤ ਭਏ। 

ਤਬ _ਮਿਰਜਾ ਜੂ ਨੈਨ _ਉਘਾਰੇ। _ਕਹਾ ਗਏ _ਹਥਿਯਾਰ _ਹਮਾਰੇ। _੨੬। 
ਭੌਡੀ ਰਾਂਡ _ਕਹਿਯੋ ਕਯਾ _ਕਰਿਯੋ। _ਤਰਕਸ _ਟਾਂਗਿ _ਜਾਂਡ ਪੈ __ਧਰਿਯੋ। 
ਪਹੁਚੇ ਆਨਿ _ਪਖਰਿਯਾ _ਭਾਰੇ। ਕਹਾ ਧਰੇ ਤੇ _ਸਸਤ੍ਰ _ਹਮਾਰੇ। ੨੭। 


ਸਸਤ੍ੂਨ ਬਿਨਾ ਕਹੋ ਕਿਹ ਮਾਰੋ। ਕਹੁ ਨਾਰੀ ਕ੍ਯਾ ਮੌਤ _ਬਿਚਾਰੋ। 
ਸਾਥੀ ਕੋਊ ਸੰਗ ਮੈ _ਨਾਹੀ। ਚਿੰਤਾ ਅਧਿਕ ਇਹੈ ਚਿਤ ਮਾਹੀ। ੨੮। 


ਹੇਰ _ਰਹਿਯੋ ਆਯੁਧ ਨਹਿ _ਪਾਏ। ਤਬ _ਲਗ ਘੇਰ _ਦੁਬਹਿਯਾ ਆਏ। 
ਤ੍ਰਿਯ ਕੋ ਬਾਜ ਪ੍ਰਿਸਟਿ ਪਰ ਡਾਰਿਯੋ। ਨਗਰ ਆਪਨੇ ਓਰ _ਸਿਧਾਰਿਯੋ। ੨੯। 


ਦੇ 


ਚਰਿਤ੍ਰ ਪਾਖਿਆਨ ੫੧੭ 


ਦੰਹਰਾ 

ਹੇ ਮਿਤਰ! ਰਾਤ ਪਏ ਬਿਨਾ ਇਥੇ ਨਹੀਂ ਆਉਣਾ। ਕਿਤੇ ਕੋਈ ਤੈਨੂੰ ਲਭ ਕੇ ਅਤੇ 
ਪਛਾਣ ਕੇ ਉਨ੍ਹਾਂ (ਮਾਪਿਆਂ ਜਾਂ _ਬਰਾਤੀਆਂ) ਨੂੰ ਜਾ ਕੇ ਨ ਕਹਿ ਦੇਵੇ।੧੮। 
ਜੱਪਣਾ 

ਫਿਰ ਸਖੀ ਨੇ ਆ ਕੇ ਉਸ ਨੂੰ ਸਮਝਾ ਦਿੱਤਾ। ਉਸ ਨੇ ਬਾਗ ਵਿਚ ਬੈਠ ਕੇ ਦਿਨ 
ਗੁਜ਼ਾਰਿਆ। ਜਦੋਂ ਸੂਰਜ ਡੁਬਿਆ ਅਤੇ ਰਾਤ ਹੋ ਗਈ ਤਾਂ ਉਸ ਸਾਹਿਬਾਂ ਦੇ ਪਿੰਡ ਦਾ ਰਾਹ 
ਫੜਿਆ।੧੯। 

ਰਾਤ ਪਈ, ਤਾਂ ਸਾਹਿਬਾਂ ਕੋਲ ਗਿਆ ਅਤੇ ਉਸ ਨੂੰ ਘੋੜੇ ਦੀ ਪਿਠ ਉਤੇ ਚੜ੍ਹਾ 
ਲਿਆ। ਉਸ ਨੂੰ ਹਰ ਕੇ ਆਪਣੇ ਦੇਸ ਵਲ ਚਲ ਪਿਆ। ਜੋ ਵੀ (ਪਿਛਾ ਕਰ ਕੇ) ਪਹੁੰਚਿਆ, 
ਉਸ ਨੂੰ ਤੀਰ ਮਾਰ _ਦਿੱਤਾ।੨0। 

(ਉਸ ਨੇ) ਉਸ ਨੂੰ ਲ। ਜਾ ਕੇ ਸਾਰੀ ਰਾਤ (ਘੋੜੇ ਉਤੇ ਚੜ੍ਹਾਈ ਰਖਿਆ) ਅਤੇ ਦਿਨ 
ਦੇ ਚੜ੍ਹਨ ਤੇ ਉਤਰਿਆ। ਅਜੇ ਸੋਹਲ ਨੌਜਵਾਨ ਸੀ, ਇਸ ਲਈ ਸ਼ਰੀਰ ਬਹੁਤ ਥਕ _ਗਿਆ 
ਅਤੇ ਸਾਹਿਬਾਂ ਨਾਲ ਵੀ ਪ੍ਰੇਮ ਕਰਨ _ਲਗਾ।੨੧। 

ਥਕ ਜਾਣ ਕਰ ਕੇ ਕੁਝ ਸੌਂ ਗਿਆ। ਤਦ ਤਕ (ਸਾਹਿਬਾਂ ਦੇ) ਸਾਰੇ ਸੰਬੰਧੀਆਂ ਨੇ ਸੁਣ 
ਲਿਆ। ਸਾਰੇ ਸੂਰਮੇ ਕ੍ਰੋਧਿਤ ਹੋ ਕੇ ਘੋੜਿਆਂ ਉਤੇ ਚੜ੍ਹ _ਪਏ। ਦਲ _ਬਣਾ ਕੇ ਉਧਰ _ਵਲ 
ਤੁਰ ਪਏ।੨੨। 

ਤਦ ਸਾਹਿਬਾਂ ਨੇ ਅੱਖ ਖੋਲ੍ਹ ਕੇ ਤਕਿਆ ਤਾਂ ਚੌਹਾਂ ਪਾਸੇ ਸਵਾਰ ਵੇਖੇ। ਉਨ੍ਹਾਂ ਨਾਲ 
ਆਪਣੇ ਦੋ ਭਰਾ ਵੀ ਵੇਖੇ ਅਤੇ ਕਰੁਣਾ ਕਰ ਕੇ _ਕਜਲਾਖੀਆਂ ਅੱਖਾਂ ਵਗ _ਪਈਆਂ।੨੩। 

ਜੇ ਮੇਰਾ ਪਤੀ (ਮਿਰਜ਼ਾ) ਇਨ੍ਹਾਂ (ਦੋਹਾਂ ਭਰਾਵਾਂ) ਨੂੰ ਵੇਖੇਗਾ ਤਾਂ ਦੋ _ਬਾਣਾਂ ਨਾਲ ਦੋਹਾਂ 
ਨੂੰ ਮਾਰ _ਦੇਵੇਗਾ। ਇਸ _ਲਈ _ਕੋਈ _ਯਤਨ _ਕਰਨਾ ਚਾਹੀਦਾ ਹੈ ਜਿਸ ਤਰ੍ਹਾਂ _ਦੋਵੇਂ ਭਰਾ 


ਬਚਾਏ ਜਾ ਸਕਣ।੨੪। 

ਉਸ ਨੇ ਸੁੱਤੇ ਹੋਏ ਮਿਤਰ (ਮਿਰਜ਼ੇ) ਨੂੰ ਨ ਜਗਾਇਆ ਅਤੇ ਜੰਡ _ਨਾਲ _ਤਰਕਸ 
(ਭੱਥਾ) ਟੰਗ ਦਿੱਤਾ। ਹੋਰ ਸ਼ਸਤ੍ਰਾਂ ਨੂੰ ਵੀ ਲੈ ਕੇ ਕਿਤੇ ਲੁਕਾ ਦਿੱਤਾ, ਖੋਜਣ ਤੇ ਵੀ ਲਭੇ ਨਹੀਂ 
ਜਾ ਸਕਦੇ _ਸਨ।੨੫। 

ਤਦ ਤਕ ਸਾਰੇ ਸੂਰਮੇ ਆ ਗਏ ਅਤੇ _ਮਾਰੋ-ਮਾਰੋ ਪੁਕਾਰਨ _ਲਗੇ। _ਤਦ ਮਿਰਜ਼ੇ ਨੇ 
ਅੱਖਾਂ _ਖੋਲ੍ਹੀਆਂ (ਅਤੇ _ਕਹਿਣਾ ਲਗਾ) _ਮੇਰੇ ਹਥਿਆਰ _ਕਿਥੇ _ਗਏ _ਹਨ।੨੬। 

ਅਤੇ ਕਹਿਣ ਲਗਾ-- ਹੇ ਨੀਚ ਔਰਤ! (ਇਹ ਤੂੰ) ਕੀ ਕੀਤਾ ਹੈ। (ਤੂੰ ਮੇਰਾ) ਤਰਕਸ 
ਜੰਡ _ਨਾਲ ਟੰਗ ਦਿੱਤਾ ਹੈ। _ਤਕੜੇ _ਘੋੜ-ਸਵਾਰ ਆਣ ਪਹੁੰਚੇ _ਹਨ। _ਤੂੰ ਮੇਰੇ ਹਥਿਆਰ 
ਕਿਥੇ _ਧਰ ਦਿੱਤੇ ਹਨ।੨੭। 

ਹੇ ਇਸਤਰੀ! ਹਥਿਆਰਾਂ ਤੋਂ ਬਿਨਾ (ਮੈਨੂੰ) ਦਸ ਕਿ (ਮੈਂ) ਕਿਵੇਂ ਮਾਰਾਂ ਅਤੇ ਕੀ 
ਵਿਚਾਰ ਕਰਾਂ। ਮੇਰੇ ਨਾਲ ਮੇਰਾ ਕੋਈ ਸਾਥੀ ਨਹੀਂ _ਹੈ। ਇਹੀ (ਮੇਰੇ) ਮਨ ਵਿਚ ਵੱਡੀ ਚਿੰਤਾ 
ਹੈ।੨੮। 

ਲਭ _ਥਕਿਆ, (ਪਰ ਕਿਤੇ) ਹਥਿਆਰ ਨਹੀਂ __ਮਿਲੇ। ਤਦ ਤਕ ਘੇਰਾ 
ਲਿਆ। (ਉਸ ਦੇ ਭਰਾ ਨੇ) ਇਸਤਰੀ ਨੂੰ ਘੋੜੇ ਦੀ ਪਿਠ ਉਤੇ ਸੁਟਿਆ 
ਵਲ ਚਲ _ਪਿਆ।੨੯। 


ਸਵਾਰਾਂ ਨੇ ਪਾ 
ਅਤੇ ਆਪਣੇ ਨਗਰ 


੫੧੮ 


ਸੀ _ਦਸਮ-ਗ੍ਰੰਥ ਸਾਹਿਬ 


ਬਿਨੁ ਆਯੁਧ _ਭਜਿ _ਚਲਿਯੋ _ਨਿਹਾਰਿਯੋ। ਨਿਰਭੈ ਹ੍ਹੈ _ਸਭਹੂੰਨ _ਬਿਚਾਰਿਯੋ। 
ਇਨ ਦੁਹੂੰਅਨ ਕੌ ਜਾਨ ਨ ਦੈਹੌ। ਯਾ ਕੋ ਮਾਰਿ ਆਜੁ ਹੀ ਲੈਹੈ। ੩0। 


ਕੋਊ ਪਕਰਿ _ਸੈਹਥੀ ਧਾਯੋ। _ਕਿਨੂੰ _ਕਾਢਿ ਕਰ ਖੜਗ _ਨਚਾਯੋ। 
ਕਿਨੂੰ ਮਾਰਿ _ਬਾਨਨ ਕੀ _ਕਰੀ। _ਪਾਗ _ਉਤਰਿ _ਮਿਰਜਾ ਕੀ ਪਰੀ। _੩੧। 


ਪਾਗ _ਉਤਰਿ ਤਾ ਕੀ ਜਬ _ਗਈ। ਮੂੰਡੀ ਹੋਤਿ ਨਾਂਗ ਤਿਹ ਭਈ। 
ਸੁੰਦਰ ਅਧਿਕ ਕੇਸ ਤਿਹ ਛੂਟੇ। ਜਬ ਹੀ ਸੂਰ ਜੁਧ ਕਹ ਜੂਟੇ। ੩੨। 
ਕਿਨੀ ਬਿਸਿਖ ਕਸਿ ਤਾਹਿ ਪੁਹਾਰਿਯੋ। _ਕਿਨਹੂੰ ਖੜਗ _ਕਾਢਿ _ਤਿਹ ਮਾਰਿਯੋ। 
ਕਿਨਹੂੰ ਵਾਰਿ ਗੁਰਜ ਕੋ ਕੀਨੋ। ਖੇਤ ਮਾਰਿ ਮਿਰਜਾਂ ਕੌ ਲੀਨੋ। ੩੩। 
ਪ੍ਰਿਥਮ ਨਾਸ ਮਿਰਜਾ ਕੌ _ਕਰਿਯੋ। _ਬਹੁਰੌ ਜਾਇ _ਸਾਹਿਬਹਿ ਧਰਿਯੋ। 
ਬੈਠੇ ਤਿਸੀ ਬਿਰਛ ਤਰ ਆਈ। _ਜਹ ਤਿਨ ਦੁਹੂੰਅਨ ਰੈਨਿ _ਬਿਤਾਈ। ੩੪। 
ਦੰਹਾਰਾ 
ਕਮਰ _ਭਰਾਤ ਕੇ ਕੀ ਤੁਰਤੁ ਜਮਧਰ ਲਈ ਨਿਕਾਰਿ। 
ਕਿਯੋ ਪਯਾਨੌ ਮੀਤ ਪਹਿ ਉਦਰ ਕਟਾਰੀ ਮਾਰ। _੩੫। 


ਚੱਪਣਾ 
ਪ੍ਰਥਮ ਮੀਤ ਤਹ ਤੇ ਨਿਕਰਾਯੋ। ਬਹੁਰਿ _ਬਿਰਛ _ਤਰ ਆਨਿ ਸੁਵਾਯੋ। 
ਭੁਾਤਨ ਮੋਹ ਬਹੁਰਿ ਲਖਿ _ਕਿਯੋ। _ਸਸਤ੍ਰਨ ਟਾਂਗਿ ਜਾਂਡ ਪਰ _ਦਿਯੋ। _੩੬। 


ਪ੍ਰਥਮੈ ਰੂਪ ਹੇਰਿ ਤਿਹ ਬਿਗਸੀ। ਨਿਜੁ ਪਤਿ ਕੈ ਤਾ ਕੌ ਲੈ ਨਿਕਸੀ। 
ਭੁਾਤਿਨ ਹੇਰਿ ਮੋਹ ਮਨ ਆਯੋ। ਨਿਜੁ ਪ੍ਰੀਤਮ ਕੋ ਨਾਸ _ਕਰਾਯੋ। _੩੭। 


ਵਹ ਤ੍ਰਿਯ ਪੀਰ ਪਿਯਾ ਕੇ _ਬਰੀ। ਆਪਹੁ ਮਾਰਿ ਕਟਾਰੀ ਮਰੀ। 
ਜੋ ਤ੍ਰਿਯ ਚਰਿਤ ਚਹੈ ਸੁ ਬਨਾਵੈ। ਦੇਵ ਅਦੇਵ ਭੇਵ ਨਹਿ _ਪਾਵੈ। ੩੮। 


ਦੰਹਾਰਾ 
ਪੁਥਮ ਤਹਾ ਤੇ ਕਾਢਿ ਕੈ ਪੁਨਿ ਨਿਜੁ ਮੀਤ ਹਨਾਇ। 
ਪੁਨਿ ਜਮਧਰ ਉਰ ਹਨਿ ਮਰੀ ਭ੍ਰਾਤ ਮੋਹ ਕੇ ਭਾਇ। ੩੯। 
ਭੂਤ ਭਵਿਖ _ਭਵਾਨ ਮੈ _ਸੁਨਿਯਤ _ਸਦਾ _ਬਨਾਇ। 
ਚਤੁਰਿ ਚਰਿਤ੍ਰਨ ਕੌ ਸਦਾ ਭੇਵ ਨ ਪਾਯੋ _ਜਾਇ। 8੪01 ੧। 


/ਛੰਤਾ ਸੀ ਗਾਹਤ੍ਹ ਪਖ੍ਹਯਾਨੇ ,ਤ੍‌ਯਾ ਲਾਠੇੜ੍ਹੇ ਨਹੀਂ ਭੂਪ ਨੰਠਾਦੇ “ਇਕ ਨੋ ਇਨਤੰਸਵੇਂ ਲਾਰੇਤ੍ਰ ਸਨਮਤਮ 
ਸਤ ਭਨ _ਸਤ/ _5>੯/ ੨੫੬੩੭ #ਫਲੀ/ 


ਚਰਿਤ੍ਰ ਪਾਖਿਆਨ ੫੧੯ 


ਬਿਨਾ ਹਥਿਆਰਾਂ ਦੇ ਮਿਰਜ਼ੇ ਨੂੰ _ਭਜਿਆ ਜਾਂਦਾ (ਸਾਰਿਆ ਨੇ) ਵੇਖਿਆ। ਸਭ ਨੇ 
ਨਿਰਭੈ ਹੋਕੇ ਵਿਚਾਰਿਆ। ਇਨ੍ਹਾਂ ਦੋਹਾਂ ਨੂੰ ਅਜ ਜਾਣ ਨਹੀਂ ਦੇਣਾ। ਇਨ੍ਹਾਂ ਨੂੰ ਅਜ ਹੀ ਮਾਰ 
ਲਵਾਂਗੇ।੩0। 

ਕੋਈ ਸੈਹੱਥੀ ਲੈ ਕੇ ਪਿਛੇ ਲਗਿਆ। ਕਿਸੇ ਨੇ ਤਲਵਾਰ ਖਿਚ ਕੇ _ਘੁੰਮਾਈ। ਕਿਸੇ ਨੇ 
ਤੀਰਾਂ ਦੀ ਮਾਰ _ਕੀਤੀ। (ਇਸ ਤਰ੍ਹਾਂ) ਮਿਰਜ਼ੇ ਦੀ ਪਗ _ਉਤਰ _ਕੇ ਡਿਗ _ਪਈ।੩੧। 


ਜਦ ਉਸ ਦੀ ਪਗੜੀ ਉਤਰ ਗਈ ਤਾਂ ਉਸ ਦਾ ਸਿਰ ਨੰਗਾ ਹੋ ਗਿਆ। ਜਦੋਂ ਉਸ 
ਨਾਲ ਸੂਰਮੇ ਯੁੱਧ ਕਰਨ ਲਈ ਜੁਟੇ ਤਾਂ ਉਸ ਦੇ ਬਹੁਤ ਸੁੰਦਰ ਵਾਲ _ਖਿਲਰ _ਗਏ।੩੨। 


ਕਿਸੇ ਨੇ (ਉਸ ਨੂੰ) ਬਾਣ ਕਸ ਕੇ ਮਾਰਿਆ। ਕਿਸੇ ਨੇ ਖੜਗ ਕਢ ਕੇ ਉਸ ਨੂੰ ਮਾਰੀ। 
ਕਿਸੇ ਨੇ ਗੁਰਜ ਦਾ ਵਾਰ ਕੀਤਾ। ਮਿਰਜ਼ੇ ਨੁੰ ਰਣ ਖੇਤਰ ਵਿਚ ਹੀ ਮਾਰ ਦਿੱਤਾ।੩੩। 


ਪਹਿਲਾਂ ਮਿਰਜ਼ੇ ਨੂੰ _ਮਾਰਿਆ। ਫਿਰ ਜਾ ਕੇ ਸਾਹਿਬਾਂ ਨੂੰ ਧਰ ਲਿਆ। ਉਹ ਉਸ ਬ੍ਰਿਛ 
ਹੇਠਾਂ ਆ ਬੈਠੇ ਜਿਥੇ ਉਨ੍ਹਾਂ ਦੋਹਾਂ ਨੇ ਰਾਤ ਬਤੀਤ ਕੀਤੀ _ਸੀ।੩੪। 


ਦੰਹਰਾ 

ਤਦ (ਉਸ ਨੇ) ਆਪਣੇ ਭਰਾ ਦੇ ਕਮਰਕੌਸੇ ਵਿਚੋਂ _ਕਟਾਰ ਕਢ _ਲਈ। ਆਪਣੇ ਪੇਟ 
ਵਿਚ ਮਾਰ ਕੇ ਯਾਰ ਦੇ ਪਾਸ ਚਲੀ ਗਈ।੩੫। 
ਚੱਪਾਣ 

ਪਹਿਲਾਂ ਉਥੋਂ (ਉਸ ਨੂੰ) ਮਿਤਰ ਨੂੰ _ਕਢਿਆ। ਫਿਰ ਬ੍ਰਿਛ ਦੇ ਹੇਠਾਂ ਆਣ ਸਵਾਇਆ। 
ਫਿਰ ਭਰਾਵਾਂ ਨੂੰ ਵੇਖ ਕੇ (ਉਨ੍ਹਾਂ ਦੇ) ਮੋਹ ਵਿਚ ਪੈ ਗਈ ਅਤੇ ਸ਼ਸਤਰਾਂ `ਨੂੰ ਜੰਡ ਉਤੇ ਟੰਗ 
ਦਿੱਤਾ।੩੬। 

ਪਹਿਲਾਂ (ਮਿਰਜ਼ੇ ਦਾ) ਰੂਪ ਵੇਖ _ਕੇ _ਆਨੰਦਿਤ ਹੋਈ ਅਤੇ _ਉਸ ਨੂੰ ਆਪਣਾ ਪਤੀ 
ਬਣਾ ਕੇ ਨਿਕਲ ਆਈ। ਭਰਾਵਾਂ ਨੂੰ ਵੇਖ ਕੇ ਮਨ ਵਿਚ ਮੋਹ ਜਾਗ _ਪਿਆ। ਆਪਣੇ ਪ੍ਰੀਤਮ 
ਦਾ ਨਾਸ਼ ਕਰਵਾ ਦਿੱਤਾ।੩੭। 

(ਪਹਿਲਾਂ) ਉਹ ਇਸਤਰੀ ਪ੍ਰੀਤਮ ਦੇ ਵਿਯੋਗ ਦੀ ਪੀੜ _ਵਿਚ ਸੜੀ ਅਤੇ ਆਪ 
ਕਟਾਰ ਮਾਰ ਕੇ ਮਰ _ਗਈ। ਇਸਤਰੀ ਜਿਸ ਤਰ੍ਹਾਂ ਚਾਹੇ ਚਰਿਤ੍ਰ ਬਣਾ ਲੈਂਦੀ ਹੈ। ਦੇਵਤੇ ਤੇ 
ਦੈਂਤ (ਇਸ ਦਾ) ਭੇਦ ਨਹੀਂ ਪਾ ਸਕਦੇ _ਹਨ।੩੮। 
ਦੰਹਰਾ 

ਪਹਿਲਾਂ ਉਥੋਂ ਕਢ ਕੇ ਫਿਰ ਆਪਣੇ ਮਿਤਰ ਨੂੰ ਮਰਵਾਇਆ। ਫਿਰ ਭਰਾਵਾਂ ਦੇ ਮੋਹ 
ਕਾਰਨ (ਆਪ) ਛਾਤੀ ਵਿਚ _ਕਟਾਰ ਮਾਰ ਕੇ ਮਰ _ਗਈ।੩੯। ਭੂਤ, _ਭਵਿਖਤ ਅਤੇ ਵਰਤਮਾਨ 
ਵਿਚ _ਇਹ ਗੱਲਾਂ ਸੁਣੀਆਂ ਜਾਂਦੀਆਂ ਰਹਿਣਗੀਆਂ ਕਿ ਚਤੁਰ ਇਸਤਰੀ ਦੇ ਚਰਿਤ੍ਰਾਂ ਦਾ ਭੇਦ 
ਕਿਸੇ ਤੋਂ ਵੀ ਪਾਇਆ ਨਹੀਂ ਜਾ _ਸਕਦਾ।80। 

/ਏਥੇਂ ਸੰ ਗੰਰੇਤੁੰਪ/ੰਮਆਨ ਦੇ /ਤਯਾ ਗਾਰੇੜ੍ਹ ਦੇ ਅੰਤ ਡੂਪ ਦੇ ਸੰਵਾਦ ਦੇ %੨੯ਵ' ਗਾਰੇਤੂ ਦੀ ਸਮ੦ਤ£ 

ਭਾ ਲਭ _ਹੈ/ _5੭੯/ ੨੫੬੩/ ਜਲਦਾ/ 


੫੨0 


ਸੀ _ਦਸਮ-ਗ੍ਰੰਥ ਸਾਹਿਬ 


ਦੱਖਣ? 
ਸੁਮਤਿ ਕੁਅਰਿ ਰਾਨੀ ਇਕ ਸੁਨੀ। ਬੇਦ ਪੁਰਾਨ ਬਿਖੈ ਅਤਿ ਗੁਨੀ। 
ਸਿਵ ਕੀ ਅਧਿਕ ਉਪਾਸਕ ਰਹੈ। ਹਰ ਹਰ ਸਦਾ ਬਕਤ੍ਰ ਤੇ ਕਹੈ। ੧। 


ਬਿਸਨ ਸਿਖ੍ਯ ਰਾਜਾ ਜੂ ਰਹਈ। ਹਰਿ ਹਰਿ ਸਦਾ ਬਕਤ੍ਰ ਤੇ ਕਹਈ। 
ਸਿਵ ਕੌ ਨੈਕ ਨ ਮਨ ਮੈ ਲ੍ਯਾਵੈ। ਸਦਾ ਕ੍ਰਿਸਨ ਦੇ ਗੀਤਨ _ਗਾਵੈ। ੨। 


ਰਾਨੀ ਸੋ ਇਹ ਭਾਤਿ ਉਚਾਰੈ। ਤੈ ਸਿਵ ਸਿਵ ਕਾਹੇ ਕੌ ਬ਼ਿਚਾਰੈ। 
ਚਮਤਕਾਰ ਯਾ_ਮੈ ਕਛੂ _ਨਾਹੀ। ਯੌ ਆਵਤ ਮੋਰੇ ਮਨ ਮਾਹੀ। ੩। 


ਚਮਤਕਾਰ ਸਿਵ ਤੁਮੈ ਬਤਾਊ। ਤੋ ਤੁਮ ਕੋ ਇਹ ਮਾਰਗ ਲ੍ਯਾਊ। 
ਤੈ ਸਿਵ ਕੋ ਕਛੁ ਚਰਿਤ ਨ ਜਾਨੋ। ਧਨ ਪ੍ਰਸਾਦ ਤੇ ਭਯੋ ਦਿਵਾਨੋ। ੪। 


ਛਹੀ _ਛੰਟਾ 
ਪ੍ਰਥਮ ਤ੍ਰਿਪੁਰ ਕੌ ਘਾਇ ਰੁਦੁ ਤ੍ਰਿਪੁਰਾਰਿ ਕਹਾਯੋ। 
ਗੰਗ _ਜਟਨ ਮੈ ਧਾਰਿ ਗੰਗਧਰ ਨਾਮ ਸੁਹਾਯੋ। 
ਜਟਾ ਜੂਟ ਕੌ ਧਾਰਿ ਜਟੀ ਨਾਮਾ ਸਦ ਸੋਹੈ। 
ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹੈ। 
ਕਰੀ ਪਾਰਬਤੀ ਨਾਰਿ _ਪਾਰਬਤੀਸ੍ੂਰ _ਸਭ _ ਜਾਨੈ। 
ਕਹਾ ਮੂੜ ਤੈ ਰਾਵ ਭੇਦ ਤਾ ਕੌ ਪਹਿਚਾਨੇ। ੫। 


ਦੰਹਾਰਾ 
ਚਮਤਕਾਰ ਤੋ ਕੌ ਤੁਰਤੁ ਪ੍ਰਥਮੈ ਦੇਊ ਦਿਖਾਇ। 
ਬਹੁਰਿ ਸਿਖ੍ਯ ਸਿਵ ਕੋ ਕਰੌ ਯਾ ਮਾਰਗ ਮੈ ਲ੍ਯਾਇ। ੬। 
ਚੱਖਣਾੰ 
ਸੋਇ ਗਯੋ ਤਬ _ਪਤਿਹਿ _ਨਿਹਾਰਿਯੋ। ਤੁਰਤ ਖਾਟ ਤੇ ਪਕਰਿ _ਪਛਾਰਿਯੋ। 
ਸਿਵ ਸਿਵ ਸਿਵ ਆਪਨ ਤਬ ਕੀਨੋ। ਕਛੂ ਰਾਵ ਯਹ ਭੇਦ ਨ ਚੀਨੋ। _੭। 
ਕਿਨ ਧੈ ਕੈ ਮੋ ਕੌ ਪਟਕਾਯੋ। ਰਾਨੀ ਮੈ ਯਹ ਕਛੂ ਨ ਪਾਯੋ। 
ਸਕਲ ਬ੍ਰਿਥਾ ਤੁਮ ਹਮੈ ਸੁਨਾਵੋ। ਹਮਰੇ ਚਿਤ ਕੋ ਤਾਪ ਮਿਟਾਵੋਂ। ੮। 
ਕਛੂ ਰੁਦੂ ਤੁਮ ਬਚਨ ਉਚਾਰੇ। ਤਬ ਊਪਰ ਸਿਵ ਕੁਪਿਯੋ ਤਿਹਾਰੇ। 
ਚਮਤਕਾਰ ਯਹ _ਤੁਮੈ _ਦਿਖਾਯੋ। ਪਟਕਿ _ਖਾਟ ਤੇ ਭੂਮਿ _ਗਿਰਾਯੋ। _੯। 


ਸੁਨਤ ਬਚਨ _ਮੂਰਖ ਅਤਿ ਡਰਿਯੋ। ਤਾ ਤ੍ਰਿਯ ਕੋ _ਪਾਇਨ ਉਠਿ ਪਰਿਯੋ। 
ਬਿਸਨ ਜਾਪ ਅਬ ਤੇ ਮੈ ਤ੍ਯਾਗਿਯੋ। ਸਿਵ ਜੂ ਕੇ ਪਾਇਨ ਸੌ ਲਾਗਿਯੋ। _੧0। 


ਚਰਿਤ੍ਰ ਪਾਖਿਆਨ ੫੨੧ 


ਜੱਪਣਾ 

ਸੁਮਤਿ ਕੁਅਰਿ ਨਾਂ ਦੀ ਇਕ ਰਾਣੀ ਸੁਣੀਂਦੀ ਸੀ। (ਉਹ) ਵੇਦਾਂ ਅਤੇ ਪੁਰਾਣਾਂ ਵਿਚ 
ਬਹੁਤ ਗੁੜ੍ਹੀ ਹੋਈ _ਸੀ। _(ਉਹ) ਸ਼ਿਵ ਦੀ ਬਹੁਤ ਉਪਾਸ਼ਕ _ਸੀ। ਮੂੰਹੋਂ _ਸਦਾ _“ਹਰ-ਹਰ” 
ਕਹਿੰਦੀ ਰਹਿੰਦੀ _ਸੀ।੧। 

ਰਾਜਾ _ਵਿਸ਼ਣੂ ਦਾ _ਉਪਾਸਕ _ਸੀ। ਮੂੰਹ ਤੋਂ ਸਦਾ _“ਹਰਿ-ਹਰਿ” ਕਹਿੰਦਾ ਰਹਿੰਦਾ ਸੀ। 
ਉਹ ਸ਼ਿਵ ਨੂੰ ਮਨ ਵਿਚ ਬਿਲਕੁਲ ਨਹੀਂ ਲਿਆਉਂਦਾ ਸੀ। ਸਦਾ ਕ੍ਰਿਸ਼ਨ (ਵਿਸ਼ਣੂ) ਦੇ ਗੀਤ 
ਗਾਉਂਦਾ ਹੁੰਦਾ ਸੀ।੨। 


ਰਾਣੀ ਨੂੰ (ਉਹ) ਇਸ ਤਰ੍ਹਾਂ ਕਹਿੰਦਾ ਸੀ ਕਿ ਤੂੰ 'ਸ਼ਿਵ ਸ਼ਿਵ” ਦਾ ਜਾਪ ਕਿਉਂ ਕਰਦੀ 
ਹੈਂ। ਇਸ ਵਿਚ ਕੋਈ ਚਮਤਕਾਰ ਨਹੀਂ _ਹੈ। ਮੇਰੇ ਮਨ ਵਿਚ ਇਹ ਗੱਲ ਆਉਂਦੀ ਹੈ।੩। 

(ਇਕ _ਵਾਰ ਰਾਣੀ ਨੇ ਕਿਹਾ--) ਜੇ ਮੈਂ ਤੁਹਾਨੂੰ ਸ਼ਿਵ ਦਾ ਚਮਤਕਾਰ _ਵਿਖਾਵਾਂ ਤਾਂ 
ਤੁਹਾਨੂੰ ਇਸ ਧਰਮ ਮਾਰਗ ਉਤੇ ਲੈ ਆਵਾਂ। ਤੁਸੀਂ ਸ਼ਿਵ ਦੇ ਚਰਿਤ੍ਰ ਨੂੰ ਕੁਝ ਨਹੀਂ _ਜਾਣਦੇ। 
ਧਨ ਅਤੇ ਮਹੱਲ (ਪ੍ਰਸਾਦ) ਕਰ ਕੇ ਦਿਵਾਨੇ ਹੋਏ ਰਹਿੰਦੇ ਹੋ।੪। 
ਛਹੀ ਛੰਟਾ 

ਪਹਿਲਾਂ ਤ੍ਿਪੁਰ (ਦੈਂਤ) ਨੂੰ ਮਾਰ ਕੇ ਰੁਦੂ 'ਤ੍ਰਿਪੁਰਾਰਿ” ਅਖਵਾਇਆ। ਗੰਗਾ _ਨੂੰ _ਜਟਾਵਾਂ 
ਵਿਚ ਧਾਰਨ _ਕਰ _ਕੇ _'ਗੰਗਧਰ” ਨਾਮ _ਨਾਲ ਸੁਸ਼ੋਭਿਤ _ਹੋਇਆ। _ਜਟਾਵਾਂ _ਦਾ ਜੂੜਾ _ਧਾਰਨ 
ਦੇਵਤਿਆਂ, ਮਨੁੱਖਾਂ ਅਤੇ _ਮੁਨੀਆਂ (ਦੇ ਮਨ) ਨੂੰ ਮੋਹੰਦਾ ਹੈ। ਪਾਰਬਤੀ ਨਾਲ ਵਿਆਹ ਕਰਨ 
ਕਰ ਕੇ ਸਾਰੇ ਪਾਰਬਤੀਸੂਰ ਵਜੋਂ ਜਾਣਦੇ _ਹਨ। ਹੇ ਮੂਰਖ ਰਾਜੇ! ਤੂੰ ਉਸ ਦਾ ਭੇਦ ਕਿਵੇਂ 
ਜਾਣ ਸਕਦਾ _ਹੈ'।੫। 
ਦੰਹਰਾ 


(ਸੈਂ) ਤੁਹਾਨੂੰ ਪਹਿਲਾਂ (ਉਸ ਦਾ) ਚਮਤਕਾਰ ਤੁਰਤ ਵਿਖਾਉਂਦੀ ਹਾਂ। ਫਿਰ ਸ਼ਿਵ ਦਾ 
ਸੇਵਕ ਕਰ _ਕੇ ਇਸ ਮਾਰਗ _ਤੇ ਲਿਆਉਂਦੀ _ਹਾਂ।੬। 
ਚੱਪਾਣ 

ਜਦ ਉਸ ਨੇ ਪਤੀ ਨੂੰ ਸੁਤਾ ਹੋਇਆ ਵੇਖਿਆ, (ਤਾਂ ਉਸ ਨੂੰ) ਮੰਜੇ ਤੋਂ ਪਕੜ ਕੇ ਹੇਠਾਂ 
ਸੁਟ ਦਿੱਤਾ। (ਉਹ) ਤਦ ਆਪ ਸ਼ਿਵ, ਸ਼ਿਵ, ਸ਼ਿਵ ਕਰਨ ਲਗ ਗਈ, ਪਰ ਰਾਜੇ ਨੇ ਕੁਝ ਵੀ 
ਭੇਦ ਨ ਸਮਝਿਆ।੭। 

ਹੇ ਰਾਣੀ! ਮੈਂ ਇਹ ਕੁਝ ਨਹੀਂ ਸਮਝ ਸਕਿਆ ਕਿ ਕਿਸ ਨੇ ਮੈਨੂੰ ਧੇਕਾ ਦੇ ਕੇ 
ਪਟਕਾਇਆ ਹੈ। ਇਹ ਸਾਰੀ ਵਿਥਿਆ ਮੈਨੂੰ ਦਸੋ ਅਤੇ ਮੇਰੇ ਚਿਤ ਦਾ ਦੁਖ ਦੂਰ ਕਰੋ।੮। 

(ਰਾਣੀ ਨੇ ਉੱਤਰ ਦਿੱਤਾ--) ਤੁਸੀਂ ਰੁਦੂ ਪੁਤਿ ਕੁਝ (ਮਾੜੇ) ਬਚਨ ਉਚਾਰੇ ਹੋਣੇ `ਹਨ। 
ਤਦ ਹੀ ਸ਼ਿਵ ਤੁਹਾਡੇ ਉਤੇ ਨਾਰਾਜ਼ ਹੋਇਆ ਹੈ। (ਉਸ ਨੇ) ਇਹ ਚਮਤਕਾਰ ਤੁਹਾਨੂੰ 
ਵਿਖਾਇਆ ਹੈ। ਮੰਜੀ ਤੋਂ ਭੂਮੀ ਉਤੇ _ਪਟਕ ਦਿੱਤਾ ਹੈ।੯। 

ਇਹ ਬਚਨ ਸੁਣ ਕੇ ਮੂਰਖ ਬਹੁਤ ਡਰ _ਗਿਆ। ਉਠ ਕੇ ਉਸ ਇਸਤਰੀ ਦੇ ਪੈਰੀਂ ਪੈ 
ਗਿਆ। (ਅਤੇ ਕਹਿਣ ਲਗਾ--) ਮੈਂ ਅਜ ਤੋਂ ਵਿਸ਼ਣੂ ਦਾ ਜਾਪ ਛਡ ਦਿੱਤਾ ਹੈ ਅਤੇ ਸ਼ਿਵ 
ਜੀ ਦੇ ਚਰਨਾਂ ਨਾਲ ਲਗ ਗਿਆ ਹਾਂ।੧0। 


੫੨੨ ਸੀ _ਦਸਮ-ਗੁੁੰਥ ਸਾਹਿਬ 


ਚਮਤਕਾਰ ਸਿਵ ਮੋਹਿ ਦਿਖਾਰਿਯੋ। _ਤਾ ਤੇ ਚਰਨ ਆਪਨੇ ਡਾਰਿਯੋ। 
ਅਬ ਚੇਰੋ ਤਾ ਕੋ ਮੈ ਭਯੋ। ਬਿਸਨ ਜਾਪ ਤਬ ਤੇ ਤਜਿ ਦਯੋ। ੧੧। 


ਦੰਹਾਰਾ 
ਪਲਕਾ _ਪਰ ਤੇ _ਰਾਨਿਯਹਿ ਸੋਤ ਨ੍ਰਿਪਤਿ ਕੋ ਡਾਰਿ। 
ਸਿਖ੍ਯ ਤੁਰਤੁ ਸਿਵ ਕੋ _ਕਿਯੋ ਐਸੋ _ਚਰਿਤ ਸੁਧਾਰਿ। ੧੨। ੧। 


/ਏੰਤਾ ਹੀ ਲਾਰਤ੍ਹ  ਪਖੂਯਾਨੇ /ਤੈ੍‌ਯਾ ਲਾਹੇੜ੍ਹੇ ਮੰਤ ਭੂਪ ਸੰਭਾਦੇ /ਏਕ ਸੋਂ ਤਸਵ ਗਾਠਤ ਸਆਖਤਮਆ 
ਮਤ ਸੁਭਮ ਸਤ / _5੩6/ ੨੫੭੫/ %ਫਲੂੰ/ 


ਚੱਪਾਣ? 
ਪਰਬਤੇਸ _ਰਾਜਾ ਇਕ _ਭਾਰੋ। ਚੰਦੂ ਬੰਸ _ਚੌਦ੍ਰੋਤੁਜਿਯਾਰੋ। 
ਭਾਗਮਤੀ ਤਾ ਕੀ _ਬਰਨਾਰੀ। ਚੰਦੂ ਲਈ ਜਾਤੇ _ਉਜਿਯਾਰੀ। _੧। 


ਦੰਹਰਾ 


ਸੁਨਾ ਧਾਮ ਤਾ ਕੋ ਬਡੋ ਧੁਜਾ ਰਹੀ ਫਹਰਾਇ। 
ਸਾਚ _ਸੂਰਗ ਸੋ _ਜਾਨਿਯੋ ਧੌਲਰ _ਲਖ੍ਯੋ ਨ ਜਾਇ। _੨। 


ਚੱਪਾਣ 
ਦੇਬਿਦਤ _ਰਾਨਿਯਹਿ _ਨਿਹਾਰਿਯੋ। _ਜਨੁਕ ਰੂਪ _ਕੀ ਰਾਸਿ _ਬਿਚਾਰਿਯੋ। 
ਪਠੈ ਸਹਚਰੀ ਬੋਲਿ ਸੁ ਲੀਨੋ। ਕਾਮ ਕੇਲ ਤਾ ਸੋ ਅਤਿ ਕੀਨੋ। ੩। 


ਬੀਰਦੇਵ ਰਾਜਾ ਸੁਨਿ _ਪਾਵਾ। ਕੋਊ ਜਾਰ ਹਮਾਰੇ _ਆਵਾ। 
ਅਧਿਕ ਕੋਪ ਨ੍ਰਿਪ ਖੜਗ _ਉਚਾਯੋ। ਪਲਕ ਨ ਬੀਤੀ ਤਹ _ਚਲਿ ਆਯੋ। ੪। 


ਭਾਗਵਤੀ ਜਬ _ਨ੍ਰਿਪ ਲਖਿ ਲੀਨੋ। _ਤਾਹਿ ਚੜਾਇ ਮਹਲ ਪਰ ਦੀਨੋ। 
ਟਰਿ ਆਗੇ ਨਿਜੁ ਪਤਿ ਕੌ ਲਿਯੋ। ਬਹੁਤ ਪੁਕਾਰ ਸਮਾਗਮ _ਕਿਯੋ। _੫। 


ਦੰਹਰਾ 
ਰਈ ਸੌ _ਸਾਰੋਂ ਸਦਨ ਏਕ ਤੁਰਤੁ ਭਰਿ ਲੀਨ। 
ਆਜ ਚੋਰ ਇਕ ਮੈ ਗਹਿਯੋ ਯੌ ਨ੍ਰਿਪ ਸੌ ਕਹਿ ਦੀਨ। ੬। 


ਚੱਪਣਾ 
ਕਹੁ ਤੁ ਤੁਮ ਤਾ ਕੌ ਗਹਿ ਲ੍ਯਾਊ। ਆਨਿ ਰਾਵ ਜੂ ਤੁਮੈ ਦਿਖਾਊ। 
ਜੋ ਮੁਹਿ ਕਹੋ ਤਾਹਿ ਸੋਊ ਕੀਜੈ। ਡਾਰਿ ਮਹਲ ਊਪਰ ਤੇ ਦੀਜੈ। _੭। 


ਚਰਿਤ੍ਰ ਪਾਖਿਆਨ ੫੨੩ 


ਸ਼ਿਵ ਨੇ ਮੈਨੂੰ ਚਮਤਕਾਰ ਵਿਖਾਇਆ ਹੈ। ਇਸ ਲਈ ਉਸ ਨੇ ਆਪਣੇ ਚਰਨਾਂ ਵਿਚ 
ਪਾਇਆ ਹੈ। ਹੁਣ ਮੈਂ ਉਸ ਦਾ ਚੇਲਾ ਹੋ ਗਿਆ ਹਾਂ। ਤਦ ਤੋਂ (ਮੈਂ) ਵਿਸ਼ਠੂ ਦਾ ਜਾਪ ਛਡ 
ਦਿੱਤਾ ਹੈ।੧੧। 
ਦੰਹਰਾ 

ਪਲੰਘ _ਉਤੇ ਸੁੱਤੇ ਹੋਏ ਰਾਜੇ ਨੂੰ ਰਾਣੀ ਨੇ ਥਲੇ ਸੁਟ ਕੇ ਤੁਰਤ ਸ਼ਿਵ ਦਾ ਸ਼ਿਸ਼ 
ਬਣਾਇਆ, _ਇਸ ਤਰ੍ਹਾਂ ਦਾ ਚਰਿਤ੍ਰ _ਕੀਤਾ।੧੨। 

ਏਥੋਂ 27 ਗੱਰੇਤੂੰਪ/#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ 930ਵੇ' ਜਾਰੈੜ੍ਹ ਦੀ ਸ਼ਮਪਤ£ 

ਭ _ਲਭਾ ਹੰ/ _530/ ੨੫੭੦# ਜਲਦਾ/ 


ਚੱਪਾਣ? 

ਇਕ _ਵੱਡਾ ਪਰਬਤੇਸ ਰਾਜਾ _ਸੀ। (ਉਸ) ਚੰਦ੍ਰਬੰਸੀ ਰਾਜੇ ਦਾ ਪ੍ਰਕਾਸ਼ ਚੰਦੂਮਾ ਤੋਂ ਵੀ 
ਜ਼ਿਆਦਾ _ਸੀ। ਉਸ ਦੀ ਭਾਗਮਤੀ ਨਾਂ ਦੀ ਇਸਤਰੀ _ਸੀ। (ਜੋ ਇਤਨੀ ਸੁੰਦਰ ਸੀ ਕਿ) 
ਚੰਦੂਮਾ ਨੇ ਵੀ ਉਸ ਤੋਂ ਜੋਤਿ ਲਈ (ਪੁਤੀਤ ਹੁੰਦੀ) ਸੀ।੧। 
ਦੰਹਰਾ 

ਉਸ ਦਾ ਮਹੱਲ ਬਹੁਤ ਵੱਡਾ ਸੁਣੀਂਦਾ ਸੀ ਅਤੇ (ਉਸ ਉਤੇ) ਧੁਜਾ _ਲਹਿਰਾਉਂਦੀ 
ਰਹਿੰਦੀ _ਸੀ। _ਉਸ ਨੂੰ _ਸਚਮੁਚ ਸਵਰਗ ਸਮਝਣਾ ਚਾਹੀਦਾ ਹੈ, (ਉਸ ਨੂੰ) ਮਹੱਲ ਨਹੀਂ 
ਸੀ ਸਮਝਿਆ ਜਾ _ਸਕਦਾ।੨। 
ਚੱਪਾਣ 

(ਇਕ _ਵਾਰ) ਰਾਣੀ ਨੇ ਦੇਬਿਦੱਤ ਨੂੰ ਵੇਖਿਆ, ਮਾਨੋ ਉਸ ਨੂੰ ਰੂਪ ਦੀ ਰਾਸ 
ਵਿਚਾਰਿਆ ਹੋਵੇ। ਸਖੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਉਸ ਨਾਲ ਬਹੁਤ _ਕਾਮ- 
ਕ੍ਰੀੜਾ _ਕੀਤੀ।੩। 

ਬੀਰਦੇਵ ਰਾਜੇ ਨੇ ਸੁਣਿਆ ਕਿ ਸਾਡੇ (ਮਹੱਲ ਵਿਚ) ਕੋਈ ਯਾਰ (ਪ੍ਰੇਮੀ) ਆਇਆ ਹੈ। 
ਰਾਜੇ ਨੇ ਬਹੁਤ ਕ੍ਰੋਧਿਤ ਹੋ ਕੇ ਤਲਵਾਰ ਚੁਕ ਲਈ ਅਤੇ ਔਖ ਦੇ ਪਲਕਾਰੇ ਵਿਚ ਚਲ ਕੇ 
ਉਥੇ ਆ ਗਿਆ।੪। 

ਭਾਗਵਤੀ ਨੇ _ਜਦ ਰਾਜੇ ਨੂੰ ਵੇਖ ਲਿਆ ਤਾਂ ਉਸ (ਯਾਰ) ਨੂੰ ਮਹੱਲ ਉਤੇ ਚੜ੍ਹਾ 
ਦਿੱਤਾ। ਉਸ ਨੇ ਅਗੇ ਹੋ ਕੇ ਪਤੀ ਦਾ ਸੁਆਗਤ ਕੀਤਾ ਅਤੇ ਬਹੁਤ _ਤਰ੍ਹਾਂ ਨਾਲ _ਸੰਯੋਗ 
ਕੀਤਾ।੫। 
ਦੰਹਰਾ 


(ਭਾਗਵਤੀ ਨੇ) ਰੂ ਨਾਲ ਤੁਰਤ ਇਕ ਸਦਨ _(ਘਰ, ਕਮਰਾ) ਭਰ ਲਿਆ ਅਤੇ ਰਾਜੇ 
ਮੈਂ 


ਜੇ ਤੁਸੀਂ ਕਹੋ ਤਾਂ ਉਸ ਨੂੰ ਪਕੜ _ਲਿਆਵਾਂ। ਹੇ ਰਾਓ ਜੀ! ਲ ਆ ਕੇ ਤੁਹਾਨੂੰ 
ਵਿਖਾਵਾਂ। ਜੋ ਤੁਸੀਂ ਕਹੋ ਉਹੀ ਉਸ ਨਾਲ ਕਰਾਂ (ਜੇ ਕਹੋ ਤਾਂ) ਉਸ ਨੂੰ ਮਹੱਲ ਦੇ ਉਪਰੋਂ 
(ਹੇਠਾਂ) ਸੁਟ _ਦਿਆਂ।੭। 


੫੨੪ 


ਸੀ_ਦਸਮ-ਗੁੁੰਥ ਸਾਹਿਬ 


ਪ੍ਰਥਮ ਨ੍ਰਿਪਹਿ ਇਹ _ਭਾਤਿ ਜਤਾਈ। _ਬਹੁਰੋ _ਬਾਧਿ ਜਾਰ ਕੌ ਲ੍ਯਾਈ। 
ਆਪੁ ਭੋਗ ਜਿਹ ਸਾਥ _ਕਮਾਯੋ। ਬਹੁਰਿ ਰਾਵ ਕੌ ਆਨ ਦਿਖਾਯੋ। ੮। 


ਰਾਨੀ _ਹੇਰਿ ਤਾਹਿ ਰਿਸਿ ਭਰੀ। ਸਖਿਯਨ ਕੌ _ਆਗ੍ਯਾ ਯੋ _ਕਰੀ। 


੮੮. < 


ਧੌਲਰ ਤੇ ਯਾ ਕੌ ਤੁਮ ਡਾਰੋਂ। ਆਇਸੁ ਰਾਜਾ ਕੋ ਨ ਨਿਹਾਰੋ। ੯। 


ਵੈ ਸਖਿਆ ਤਾ ਕੌ ਲੈ ਗਈ। ਚੀਨਤ ਸਦਨ ਸੁ ਆਗੇ ਭਈ। 
ਸਕਲ ਰਾਵ ਕੋ ਸੋਕ ਨਿਵਾਰਿਯੋ। ਰੂੰਈ ਪੈ ਤਾ ਕੌ ਗਹਿ ਡਾਰਿਯੋ। ੧0। 


ਰਾਜੈ ਲਖੀ ਦੁਸਟ ਇਹ ਘਾਯੋ। ਤਿਨ ਤਨਿ _ਤਨਿਕ ਖੇਦ ਨਹਿ ਪਾਯੋ। 
ਉਠਿ ਤਹ ਤੇ ਨਿਜੁ ਧਾਮ ਸਿਧਾਯੋ। ਇਹ ਚਰਿਤ੍ਰ ਨਿਜੁ ਜਾਰ _ਲੰਘਾਯੋ। _੧੧। 


ਪੁਨਿ ਰਾਜੇ ਇਹ ਭਾਤਿ ਉਚਾਰਿਯੋ। ਇਹ ਜੋ ਚੋਰ ਧਾਮ ਤੇ ਡਾਰਿਯੋ। 
ਮੋਹਿ ਆਨ ਵਹੁ ਮ੍ਰਿਤਕ ਦਿਖੈਯੈ। ਆਗ੍ਯਾ ਮੋਹਿ _ਮਾਨਿ ਯਹ _ਲੈਯੈ। ੧੨। 
ਜੋ ਨਰ ਹ੍ਯਾ ਤੇ ਮਿਲੈ ਬਗਾਈ। ਟੂਕ ਟੂਕ ਹੈ ਕੈ ਸੋ _ਜਾਈ। 


ਵੇ 


ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ। ਤਾ ਕੌ ਕੌਨ ਖੋਜ ਕਰ ਲ੍ਯਾਵੈ। ੧੩। 


ਤਿਲ ਤਿਲ ਪਾਇ ਅੰਗ ਤਿਹ ਭਏ। ਗੀਧ ਕਾਕ ਆਮਿਖ _ਭਖਿ ਗਏ। 
ਤਾ ਕੋ ਅੰਗ ਦ੍ਰਿਸਟਿ ਨਹਿ ਆਵੈ। ਕੌਨ ਬਿਯੋ ਤਾ ਕੌ ਲੈ ਆਵੈ। ੧੪। 


ਭਜਨ ਛੰਦ 


ਦਿਯੋ _ਡਾਰਿ ਜਾ ਕੋ ਮਹਾਰਾਜ ਐਸੇ। ਲਹਿਯੋ ਜਾਇ ਤਾ ਕੌ ਕਛੂ ਅੰਗ ਕੈਸੇ। 


ਕਈ ਟੂਕ ਹ੍ਹੈ ਕੈ ਪਰਿਯੋ ਕਹੂੰ ਜਾਈ। ਗਏ ਗੀਧ ਐ ਕਾਕ ਤਾ ਕੌ ਚਬਾਈ। ੧੫। 


ਦੱਪਲ? 
ਯੌ _ਸੁਨਿ ਮੋਨਿ ਨ੍ਰਿਪਤਿ ਮੁਖ ਧਰੀ। ਦ੍ਰਿਸਟਿ ਰਾਜ ਕਾਰਜ ਪਰ _ਕਰੀ। 
ਰਾਨੀ ਅਪਨੋ ਮੀਤ ਬਚਾਯੋ। ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ। ੧੬। ੧। 


/ਛੰਤਾ ਹੀ ਲਾਰਤ੍ਹ _ਪਲੂਯਾਨੋ /ਤੂਯਾ ਲਾੜੇ ਅੰ ਝੂਪ ਅੰਭਾਦੇ /ਏਕਾ ਨ /£ਕਤੀਹ ਲਾਰੇਤ੍ ਨਆਮਤਮਆ 


ਮਤ _ਨਭ#' ਅਤ? _5=੧/ ੨੫੯੧/ ਅਫਲੂੰ/ 


ਚੱਪਣਾ 
ਏਕ _ਪਲਾਊ ਦੇਸ ਸੁਨੀਜੈ। ਮੰਗਲ ਦੇਵ ਸੁ ਰਾਵ _ਭਨੀਜੈ। 
ਸੁਘਰਿ ਕੁਅਰਿ ਤਾ ਕੀ ਬਰ ਨਾਰੀ। ਜਨੁਕ ਜਗਤ ਕੀ ਜੋਤਿ ਸਵਾਰੀ। ੧। 


ਗਰਬੀ ਰਾਇ ਕੁਅਰਿ ਤਿਹ ਲਹਿਯੋ। ਤਾ ਕੀ ਮੈਨ ਦੇਹ ਕੌ ਦਹਿਯੋ। 
ਅਮਿਤ ਰੂਪ ਤਾ ਕੋ _ਲਖਿ ਅਟਕੀ। ਬਿਸਰਿ ਗਈ ਸਭ ਹੀ ਸੁਧਿ ਘਟ ਕੀ। ੨। 


ਚਰਿਤ੍ਰ ਪਾਖਿਆਨ ੫੨੫ 


(ਉਸ ਨੇ) ਆਪ ਭੋਗ ਕੀਤਾ ਸੀ, (ਉਸ ਨੂੰ) ਫਿਰ ਰਾਜੇ ਨੂੰ ਆਣ ਵਿਖਾਇਆ।੮। 
ਰਾਣੀ ਨੇ ਉਸ ਵਲ ਕ੍ਰੋਧ ਨਾਲ ਵੇਖਿਆ ਅਤੇ _ਸਖੀਆਂ ਨੂੰ ਇਸ _ਤਰ੍ਹਾਂ ਆਗਿਆ 
ਕੀਤੀ। ਇਸ ਨੂੰ ਮਹੱਲ ਦੇ ਉਪਰੋਂ ਸੁਟ ਦਿਓ ਅਤੇ ਰਾਜੇ ਦੀ ਆਗਿਆ ਨੂੰ ਨ ਵੇਖੋ (ਭਾਵ] 


ਨ _ਉਡੀਕੋ)।੯। 
ਉਹ _ਸਖੀਆਂ ਉਸ ਨੂੰ ਲੈ ਗਈਆਂ। (ਉਹ ਰੂੰ ਵਾਲੇ) ਕਮਰੇ ਨੂੰ ਪਹਿਲਾਂ ਹੀ 


ਜਾਣਦੀਆਂ _ਸਨ। ਉਨ੍ਹਾਂ ਨੇ ਰਾਜੇ ਦੇ ਦੁਖ ਨੂੰ ਦੂਰ ਕੀਤਾ ਅਤੇ ਉਸ ਨੂੰ ਪਕੜ ਕੇ ਰੂੰ 
ਉਤੇ ਸੁਟ ਦਿੱਤਾ।੧0। 

ਰਾਜੇ ਨੇ ਸਮਝਿਆ ਕਿ ਇਹ ਨੇ ਦੁਸ਼ਟ ਮਾਰ ਦਿੱਤਾ ਹੈ। (ਜਿਸ ਕਰ ਕੇ) ਉਸ ਨੇ 
ਸ਼ਰੀਰ ਉਤੇ ਜ਼ਰਾ ਜਿੰਨਾ ਵੀ ਦੁਖ ਨਹੀਂ ਪਾਇਆ ਹੈ। (ਉਹ) ਉਥੋਂ ਉਠ ਕੇ ਆਪਣੇ ਘਰ ਆ 
ਗਿਆ। ਇਸ ਤਰ੍ਹਾਂ ਚਰਿਤ੍ਰ _ਕਰ _ਕੇ ਆਪਣੇ _ਮਿਤਰ ਨੂੰ ਲੰਘਾ _ਦਿੱਤਾ।੧੧। 

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ ਕਿ ਇਹ ਜੋ ਚੋਰ ਮਹੱਲ ਤੋਂ ਹੇਠਾਂ ਸੁਟਿਆ ਸੀ। ਉਸ 
ਦੀ ਲਾਸ਼ ਆਣ ਕੇ ਮੈਨੂੰ `ਵਿਖਾਓ। ਮੇਰੀ ਇਹ ਆਗਿਆ ਮੰਨ ਲਈ _ਜਾਏ।੧੨। 

(ਰਾਣੀ ਨੇ ਕਿਹਾ--) ਜੋ ਵਿਅਕਤੀ ਇਥੋਂ ਹੇਠਾਂ ਵਗਾਇਆ ਗਿਆ ਹੈ, ਉਹ ਟੋਟੇ ਟੋਟੇ 
ਹੋ ਗਿਆ ਹੋਵੇਗਾ। ਉਹ ਤਾਂ ਚੀਥੜਾ ਚੀਥੜਾ _ਹੋ__ਗਿਆ ਹੋਵੇਗਾ ਅਤੇ ਨਜ਼ਰ ਨਹੀਂ ਆਉਂਦਾ 
ਹੋਵੇਗਾ। ਉਸ ਨੂੰ ਕੌਣ ਖੋਜ ਕੇ ਲਿਆਏਗਾ।੧੩। 

ਉਸ ਦੇ ਅੰਗ ਚੀਥੜਾ _ਚੀਥੜਾ ਹੋ __ਗਏ _ਹੋਣਗੇ। _ਗਿਰਝਾਂ ਅਤੇ ਕਾਂ ਮਾਸ ਖਾ ਗਏ 
ਹੋਣਗੇ। ਉਸ ਦਾ (ਕੋਈ) ਅੰਗ ਨਜ਼ਰ ਨਹੀਂ ਆਉਂਦਾ। (ਫਿਰ) ਹੋਰ ਕੌਣ ਉਸ ਨੂੰ ਲੈ ਕੇ 
ਆਵੇਗਾ।੧੪। 
ਭਾਲੰਗਾ ਛੱਟ 

ਹੇ ਮਹਾਰਾਜ! ਜਿਸ ਨੂੰ ਇਸ ਤਰ੍ਹਾਂ ਸੁਟਿਆ ਗਿਆ ਹੋਵੇ, 
ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹ ਕਈ ਟੋਟੇ ਹੋ ਕੇ 
ਉਸ ਨੂੰ ਗਿਰਝਾਂ ਅਤੇ ਕਾਂ _ਚਬਾ __ਗਏ _ਹੋਣਗੇ।੧੫। 
ਚੱਪਣਾ 

ਇਹ ਸੁਣ ਕੇ ਰਾਜਾ ਚੁਪ ਕਰ ਗਿਆ ਅਤੇ ਆਪਣੇ ਰਾਜ-ਕਾਜ ਵਲ ਧਿਆਨ ਦਿੱਤਾ। 
ਰਾਣੀ ਨੇ ਆਪਣਾ ਮਿਤਰ _ਬਚਾ _ਲਿਆ। ਉਸ ਮੂਰਖ (ਰਾਜੇ) ਨੂੰ ਇਹ ਚਰਿਤ੍ਰ _ਵਿਖਾ 
ਦਿੱਤਾ।੧੬। 

ਏਥੋਂ 2 ਗੱਰੇੜੁੰਪ/ਸਆਨ ਦੇ ਤੂੰਆ ਗਾਰੈੜ੍ਹ ਦੇ ਮੰਡ ਭੂਪ ਸੰਵਾਦ ਦੇ 5ਤ5ਵੇ' ਗਾਰੇੜ੍ਹ ਦੀ ਸ਼ਮਖਤ£ 

ਅਠ ਡ੍ਭ_ਹੈ/ _ 9ਤ5/ ੨੪੯੧/ _ਰਲਟਾ/ 


ਉਸ ਦਾ ਕੋਈ ਅੰਗ _ਭਲਾ 
ਕਿਤੇ ਜਾ ਡਿਗਿਆ ਹੋਵੇਗਾ। 


ਇਕ ਦੇਸ ਸੁਣੀਂਦਾ ਸੀ। (ਉਥੋਂ ਦਾ) ਮੰਗਲ ਦੇਵ ਨਾਂ ਦਾ ਰਾਜਾ 
ਦੇ (ਘਰ) ਸੁਘਰਿ ਕੁਅਰਿ ਨਾਂ ਦੀ ਚੰਗੀ ਰਾਣੀ ਸੀ। ਮਾਨੋ (ਉਸ 
। ਗਈ ਹੋਵੇ।੧। 

ਉ ਨੂੰ _ਸਾੜ 

ਕੇ ਮੋਹਿਤ ਹੋ ਗਈ। ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ 


ਤੈ 

8 ਜੈ 
ਵੈ 
ਰ੍ 
ਰ 


ਦਿੱਤਾ। ਉਸ ਦੇ ਅਮਿਤ 
ਗਈ।੨। 


੫੨੬ 


ਸੀ _ਦਸਮ-ਗੁੁੰਥ ਸਾਹਿਬ 


ਨੱਰਠਾ 

ਪਠੈ _ਸਹਚਰੀ ਤਾਹਿ ਲੀਨੋ ਸਦਨ ਬੁਲਾਇ ਕੈ। 

ਅਧਿਕ ਹਿਹਿਦੈ ਹਰਖਾਇ ਕਾਮ ਕੇਲ ਤਾ ਸੌ ਕਿਯੋ। ੩। 
ਦੰਹਰਾ 

ਭਾਤਿ _ਭਾਤਿ ਆਸਨ ਕਰੇ ਚੁੰਬਨ ਕਰੇ _ਬਨਾਇ। 

ਚਿਮਟਿ ਚਿਮਟਿ ਤਾ ਸੌ ਰਗੈ ਛਿਨਿਕ ਨ ਛੋਰਿਯੋ ਜਾਇ। ੪। 


ਚੱਪਲਾਂ 
ਮੀਤ ਅਧਿਕ ਚਿਤ ਭੀਤਰ ਭਾਯੋ। ਰਾਜਾ ਕੋ ਮਨ ਤੇ _ਬਿਸਰਾਯੋ। 
ਮਨ ਬਚ ਕ੍ਰਮ ਤਾਹੀ ਕੀ ਭਈ। ਪਰ ਤ੍ਰਿਯ ਤੇ ਨਿਜੁ ਤ੍ਰਿਯ ਹੂਹੈ ਗਈ। ੫। 


ਨਿਸੁ ਦਿਨ ਰਹਤ ਧਾਮ ਤਿਹ ਪਰੀ। ਜਨੁ _ਤਿਹ ਜੀਤਿ ਸੁਯੰਬਰ ਬਰੀ। 
ਰਾਜਾ ਕੇ ਤ੍ਰਿਯ ਨਿਕਟ ਨ ਆਵੈ। ਤਾ ਕੇ ਸੰਗ ਅਤਿ ਕੇਲ ਕਮਾਵੈ। ੬। 


ਚੁੰਬਨ _ਔਰ _ਅਲਿੰਗਨ _ਦੇਈ। _ਭਾਤਿ _ਭਾਤਿ ਕੈ ਆਸਨ ਲੇਈ। 
ਹਰਖ _ਠਾਨਿ ਤ੍ਰਿਯ ਕੇਲ _ਕਮਾਵੈ। ਕਾਮ ਰੀਤਿ ਕੀ ਪ੍ਰੀਤਿ ਜਤਾਵੈ। _੭। 


ਕਿਨੀ ਰਾਵ ਸੋ ਭੇਦ ਜਤਾਵਾ। _ਕੋਊ ਜਾਰ _ਤਿਹਾਰੇ ਆਵਾ। 
ਰਾਜਾ ਤਵ ਤ੍ਰਿਯ ਦਯੋ _ਭੁਲਾਈ। ਜਾਰ ਸਾਥ _ਅਤਿ ਪ੍ਰੀਤਿ ਲਗਾਈ। _੮। 


ਦੰਹਾਰਾ 
ਤੈ ਮੰਤ੍ਰਨ ਕੇ ਬਸਿ ਭਏ ਛੋਰੀ ਸਕਲ _ਸਿਯਾਨ। 
ਉਤ ਰਾਨੀ ਇਕ ਜਾਰ ਸੋ ਰਮਤ ਰਹੈ ਰੂਚਿ ਮਾਨ। ੯। 


ਦੱਖਣ? 
ਸਕਲ _ਕਥਾ _ਸੁਵਨਨ ਨ੍ਰਿਪ _ਕਰੀ। _ਕਾਢਿ ਕ੍ਰਿਪਾਨ ਹਾਥ ਮੈ _ਧਰੀ। 
ਰਾਜਾ ਗ੍ਰਿਹਿ ਰਾਨੀ ਕੇ ਆਏ। _ਰਖਵਾਰੇ ਚਹੂੰ ਓਰ _ਬੈਠਾਏ। ੧0। 


ਸਖੀ ਏਕ _ਲਖਿ ਭੇਦ ਸੁ ਪਾਯੋ। ਸੁਘਰਿ ਕੁਅਰਿ ਸੋ ਜਾਇ ਜਤਾਯੋ। 
ਪੌਢੀ ਕਹਾ ਮੀਤ ਸੌ_ਪ੍ਯਾਰੀ। ਤੋ ਪਰ ਕਰੀ ਰਾਵ ਰਖਵਾਰੀ। ੧੧। 


ਤਾ ਤੇ ਜਤਨ ਅਬੈ ਕਛੁ ਕੀਜੈ। ਪ੍ਰਾਨ ਰਾਖਿ ਪ੍ਰੀਤਮ ਕੋ ਲੀਜੈ। 
ਜੌ ਯਹ ਹਾਥ ਰਾਵ ਕੇ ਐ ਹੈ। ਤੋਹਿ ਸਹਿਤ ਜਮ ਧਾਮ ਪਠੈ ਹੈ। ੧੨। 
ਦੰਹਾਰਾ 
ਬਹੁਤ ਦੇਗ ਅਰੁ _ਦੇਗਚੇ _ਰਾਨੀ ਲਏ ਮੰਗਾਇ। 
ਦੁਗਧ ਡਾਰਿ ਪਾਵਕ ਬਿਖੈ ਸਭ ਹੀ ਦਏ ਚੜਾਇ। _੧੩। 


ਚਰਿਤ੍ਰ ਪਾਖਿਆਨ ੫੨੭ 


ਨੱਰਨਾ 
(ਉਸ ਨੇ) ਸਖੀ ਭੇਜ ਕੇ ਉਸ (ਗਰਬੀ ਰਾਇ) ਨੂੰ ਘਰ ਬੁਲਾ ਲਿਆ ਅਤੇ ਮਨ ਵਿਚ 
ਪ੍ਰਸੰਨ ਹੋਂ ਕੇ ਉਸ ਨਾਲ _ਰਤੀ-ਕ੍ਰੀੜਾ _ਕੀਤੀ।੩। 


ਚੱਪਲਾਂ 


ਨਾਲ _ਬਹੁਤ _ਕਾਮ-ਕ੍ਰੀੜਾ _ਕਰਦੀ _ਸੀ।੬। 

(ਉਸ ਨੂੰ) ਚੁੰਬਨ ਅਤੇ ਆਲਿੰਗਨ ਦਿੰਦੀ ਅਤੇ ਭਾਂਤ ਭਾਂਤ ਦੇ ਆਸਨ ਮਾਣਦੀ। ਖ਼ੁਸ਼ 
ਹੋ ਕੇ (ਉਹ) ਇਸਤਰੀ ਕਾਮ-ਕ੍ਰੀੜਾ ਕਰਦੀ ਸੀ ਅਤੇ _ਕਾਮ-ਕਲਾ ਦੁਆਰਾ ਪ੍ਰੇਮ ਨੂੰ ਦਰਸਾਉਂਦੀ 
ਸੀ।੭। 

ਕਿਸੇ ਨੇ ਰਾਜੇ ਨੂੰ ਭੇਦ ਦੀ ਗੱਲ ਦਸ ਦਿੱਤੀ ਕਿ ਤੁਹਾਡੇ (ਘਰ) ਕੋਈ ਯਾਰ ਆਉਂਦਾ 
ਹੈ। ਹੇ ਰਾਜਨ! (ਤੈਨੂੰ) ਤੇਰੀ ਇਸਤਰੀ ਨੇ ਭੁਲਾ ਦਿੱਤਾ ਹੈ ਅਤੇ ਯਾਰ ਨਾਲ ਬਹੁਤ ਪ੍ਰੇਮ 
ਪਾਲਿਆ ਹੋਇਆ ਹੈ।੮। 
ਦੰਹਾਰਾ 

ਤੂੰ ਤਾਂ ਮੰਤਰਾਂ ਦੇ ਵਸ ਹੋ ਕੇ ਸਾਰੀ ਸਿਆਣਪ ਛਡ ਦਿੱਤੀ ਹੈ ਅਤੇ ਉਧਰ (ਤੇਰੀ) 


ਰਾਣੀ ਇਕ _ਯਾਰ _ਨਾਲ ਆਨੰਦ ਪੂਰਵਕ ਭੋਗ _ਵਿਲਾਸ _ਕਰ _ਰਹੀ ਹੈ।੯। 
ਚੱਪਾਣ 

ਰਾਜੇ ਨੇ ਸਾਰੀ ਗੱਲ ਕੰਨਾਂ ਨਾਲ ਸੁਣੀ ਅਤੇ ਕ੍ਰਿਪਾਨ ਕਢ ਕੇ ਹੱਥ ਵਿਚ ਲੈ ਲਈ। 
ਰਾਜਾ _ਰਾਣੀ ਦੇ ਮਹੱਲ ਵਿਚ ਆਇਆ ਅਤੇ ਚੌਹਾਂ ਪਾਸੇ _ਰਖਵਾਲੇ ਬਿਠਾ _ਦਿੱਤੇ।੧0। 

(ਰਾਣੀ ਦੀ) ਇਕ ਸਖੀ ਨੇ ਭੇਦ ਸਮਝ ਲਿਆ ਅਤੇ ਸੁਘਰਿ ਕੁਅਰਿ ਨੂੰ ਜਾ ਦਸਿਆ 
ਹੇ ਪਿਆਰੀ ! (ਤੂੰ) ਮਿਤਰ ਨਾਲ ਕਿਵੇਂ ਲੇਟੀ ਪਈ ਹੈਂ। ਤੇਰੇ ਉਤੇ ਰਾਜੇ ਨੇ ਪਹਿਰਾ ਬਿਠਾ 
ਦਿੱਤਾ ਹੈ।੧੧। 

ਇਸ ਲਈ (ਹੇ ਰਾਣੀ!) ਹੁਣੇ ਕੋਈ ਯਤਨ ਕਰ ਅਤੇ ਪ੍ਰੀਤਮ ਦੇ ਪ੍ਰਾਣ ਬਚਾ _ਲੈ। ਜੇ 
ਇਹ ਰਾਜੇ ਦੇ ਹੱਥ ਆ ਗਿਆ, ਤਾਂ ਤੇਰੇ ਸਮੇਤ _ਯਮ-ਲੋਕ ਨੂੰ ਭੇਜ ਦਿੱਤਾ ਜਾਵੇਗਾ।੧੨। 
ਦੰਹਰਾ 

ਰਾਣੀ ਨੇ ਬਹੁਤ ਸਾਰੇ _ਦੇਗਚੇ _ਅਤੇ _ਦੇਗਾਂ ਮੰਗਵਾ ਲਈਆਂ। (ਉਨ੍ਹਾਂ ਵਿਚ) ਦੁੱਧ ਪਾ 
ਕੇ ਸਭ ਨੂੰ ਅਗਨੀ ਉਤੇ _ਚੜ੍ਹਾ _ਦਿੱਤਾ।੧੩। 


੫੨੮ ਸੀ _ਦਸਮ-ਗੁੁੰਥ ਸਾਹਿਬ 


ਚੱਪਲਾਂ 
ਦੇਗ ਮੈ ਤਿਹ ਬੈਠਾਰਿਯੋ। ਤਾ ਪਰ ਏਕ ਤਵਾ ਕੌ ਡਾਰਿਯੋ। 
ਲੈ ਘੋਇਯਾ ਤਿਹ _ਕਰਿਯੋ। ਤਪਤ ਮਿਟਾਇ ਤਵਨ ਪਰ _ਧਰਿਯੋ। 


ਖੀਰ ਭਰੀ ਜਹ ਦੇਗ ਥੀ ਤਹੀ ਧਰੀ ਲੈ ਸੋਇ। 
ਦੁਗਧ ਫੇਨ ਸੋ ਜਾਨਿਯੈ ਜਾਰ ਨ ਚੀਨੈ ਕੋਇ। ੧੬। 


ਚੱਪਣਾ 
ਟਰਿ ਆਵਤ ਰਾਜ ਗੈ ਲੀਨੋ। ਭਾਤਿ ਭਾਤਿ ਸੋ _ਆਦਰੁ ਕੀਨੋ। 
ਨਏ ਮਹਲ ਜੇ ਹਮੈ ਸਵਾਰੇ। ਤੇ ਤੁਮ ਰਾਇ ਦ੍ਰਿਸਟਿ ਨਹਿ ਡਾਰੇ। ੧੭। 


ਦੰਹਰਾ 
ਟਰਿ ਆਗੇ ਪਤਿ ਕੌ ਲਿਯੋ ਰਹੀ ਚਰਨ ਸੌ_ਲਾਗਿ। 
ਬਹੁਤ _ਦਿਨਨ ਆਏ ਨ੍ਰਿਪਤਿ _ਧੰਨ੍ਯ _ਹਮਾਰੇ _ਭਾਗ। _੧੮। 


ਦੱਪਲ? 
ਜੋ ਚਿਤ ਚਿੰਤ ਰਾਵ ਜੂ ਆਯੋ। ਸੋ ਆਗੇ ਤ੍ਰਿਯ _ਭਾਖਿ ਸੁਨਾਯੋ। 
ਮੈ ਸਭ ਸਦਨ ਦ੍ਰਿਸਟਿ ਮੈ ਕੈ ਹੋ। ਜਾਰਿ ਪਕਰਿ ਜਮ ਧਾਮ ਪਠੈ ਹੋ। ੧੯। 
ਸਕਲ ਸਦਨ ਫਿਰਿ ਨ੍ਰਿਪਹਿ ਦਿਖਾਏ। _ਰਹਿਯੋ _ਬਿਲੋਕਿ ਚੋਰ ਨਹਿ _ਪਾਏ। 
ਜਹਾ ਦੇਗ ਮੈ ਜਾਰਹਿ ਡਾਰਿਯੋ। ਤਹੀ ਆਨਿ ਪਤਿ ਕੌ ਬੈਠਾਰਿਯੋ। ੨0। 


ਜਬ _ਰਾਜਾ ਆਵਤ ਸੁਨਿ ਪਾਏ। ਮੋਦ ਭਯੋ ਮਨ ਸੋਕ _ਮਿਟਾਏ। 
ਯਹ ਸਭ _ਖਾਨ ਪਕ੍ਹਾਏ ਤਬ ਹੀ। ਭੇਟਤ ਸੁਨੇ ਪਿਯਾਰੇ ਜਬ _ਹੀ। _੨੧। 


ਤਵਨ _ਦੇਗ ਕੋ _ਢਾਪਨੁਤਾਰਿਯੋ। ਪ੍ਰਥਮ _ਦੂਧ _ਪ੍ਯਾਰੇ ਕੋ ਪ੍ਯਾਰਿਯੋ। 
ਬਹੁਰਿ ਬਾਟਿ ਲੋਗਨ ਕੌ ਦੀਨੋ। ਮੂਰਖ ਰਾਵ ਭੇਦ ਨਹਿ ਚੀਨੋ। ੨੨॥। 
ਏਕ _ਦੇਗ _ਅਤਿਥਾਨ _ਪਠਾਈ। _ਦੂਜੀ _ਬੈਰਾਗਿਨ ਕੇ _ਦ੍ਯਾਈ। 

ਤੀਜੀ ਦੇਗ _ਸੰਨ੍ਯਾਸਨ _ਦਈ। ਚੌਥੀ _ਬ੍ੁਹਮਚਾਰਿਯਨ _ਲਈ। _੨੩। 


ਪੰਚਈ ਦੇਗ _ਚਾਕਰਨ _ਦੀਨੀ। _ਛਟਈ ਦੇਗ _ਪਿਯਾਦਨ _ਲੀਨੀ। 
ਦੇਗ ਸਪਤਈ ਤਾਹਿ _ਡਰਾਯੋ। _ਸਖੀ ਸੰਗ ਦੈ ਘਰੁ _ਪਹਚਾਯੋ। ੨੪ 


੧੪। 


ਚਰਿਤ੍ਰ ਪਾਖਿਆਨ ੫੨੯ 


ਚੱਪਲਾਂ 


ਦੇ ਦਿੱਤਾ। ਮੌਖਣ ਦੀ ਪਿੰਨੀ ਲੈ ਕੇ 
ਉਤੇ ਰਖ _ਦਿੱਤਾ।੧੪। 


ਦੰਹਰਾ 


। 
ਬਰ 
ਹੂ 
ਰਤ 
ਰਿ 
। 


ਤਵੇ ਨੂੰ ਘਿਓ ਨਾਲ ਸ਼ਿੰਦਾ ਕਰ ਕੇ (ਉਸ ਉਤੇ) ਜੜ੍ਹ ਦਿੱਤਾ (ਭਾਵ ਰਖ ਦਿੱਤਾ)। 
ਨਾਲ _ਲਿੰਬ ਕੇ _ਔਂਗ _ਬਾਲ ਦਿੱਤੀ।੧੫। ਜਿਥੇ ਖੀਰ ਦੀ ਭਰੀ ਹੋਈ ਦੇਗ ਪਈ ਸੀ, 


(੦ ਪੰ ਨ 
7 ॥੦੧ 
ਪੰ 
ਕੰ 
[4 
2 
ਹਰ 
੬ 
0੨੨ 
ਗ 
ਹ 
ਪ੍ਰ 
ਕੈ 
ਤੋ 
ਰੋ 


ਅਗੇ ਵੱਧ ਕੇ (ਉਸ ਨੇ) ਪਤੀ ਦਾ ਸੁਆਗਤ ਕੀਤਾ ਅਤੇ ਚਰਨਾਂ 
ਗਈ। _(ਅਤੇ ਕਹਿਣ ਲਗੀ) ਹੇ ਰਾਜਨ! ਬਹੁਤ ਦਿਨਾਂ ਬਾਦ ਤੁਸੀਂ ਆਏ ਹੋ, 
ਭਾਗ ਹੈ।੧੮। 


ਗੋ 
੍ 
ਰਮ 


ਚੱਪਲਾਂ 


ਜਿਸ ਗੌਲ ਦੀ ਚਿੰਤਾ ਕਰ ਕੇ ਰਾਜਾ ਆਇਆ ਸੀ, ਉਹ ਰਾਣੀ ਨੂੰ ਦਸ ਦਿੱਤੀ। ਮੈਂ 
ਆਪ _ ਸਾਰਾ ਮਹੱਲ _ਵੇਖਾਂਗਾ ਅਤੇ _ਯਾਰ _ਨੂੰ ਪਕੜ _ਕੇ __ਯਮਲੋਕ _ਭੇਜਾਂਗਾ।੧੯। 


ਉਸ ਨੇ ਫਿਰ ਕੇ ਸਾਰਾ ਮਹੱਲ ਰਾਜੇ ਨੂੰ ਵਿਖਾ ਦਿੱਤਾ। ਵੇਖ ਹਟੇ, ਪਰ ਚੋਰ ਨਜ਼ਰ ਨ 
ਪਿਆ। ਜਿਥੇ ਦੇਗ ਵਿਚ ਯਾਰ ਨੂੰ ਪਾਇਆ ਹੋਇਆ ਸੀ, ਉਥੇ ਆ ਕੇ ਪਤੀ ਨੂੰ ਬਿਠਾ 
ਦਿੱਤਾ।੨0। 


(ਅਤੇ ਕਹਿਣ ਲਗੀ) ਜਦ ਮੈਂ ਸੁਣਿਆ ਕਿ ਰਾਜਾ ਜੀ ਆ ਰਹੇ ਹਨ, (ਤਾਂ) ਪੂਸੰਨ ਹੋ 
ਗਈ ਅਤੇ ਦੁਖ ਮਿਟ ਗਿਆ। ਤਦ ਹੀ ਮੈਂ ਇਹ ਭੋਜਨ ਤਿਆਰ ਕਰਵਾਏ ਹਨ, ਜਦੋਂ ਇਹ 
ਸੁਣਿਆ ਕਿ ਤੁਸੀਂ ਮਿਲਣ ਆਏ ਹੋ।੨੧। 


ਉਸ ਦੇਗ ਦਾ ਢੱਕਣ ਉਤਾਰਿਆ ਅਤੇ ਪਹਿਲਾਂ ਆਪਣੇ ਪਿਆਰੇ (ਰਾਜੇ) ਨੂੰ ਦੁੱਧ 
ਪਿਲਾਇਆ। ਫਿਰ ਲੋਕਾਂ ਵਿਚ ਵੈਡ ਦਿੱਤਾ, ਪਰ ਮੂਰਖ ਰਾਜੇ ਨੇ ਭੇਦ ਨੂੰ ਨਹੀਂ ਪਾਇਆ।੨੨। 


ਇਕ ਦੇਗ ਜੋਗੀਆਂ _ਵਲ _ਭੇਜ ਦਿੱਤੀ ਅਤੇ ਦੂਜੀ _ਬੈਰਾਗੀਆਂ ਨੂੰ ਦੇ ਦਿੱਤੀ। ਤੀਜੀ 


ਦੇਗ _ਸੈਨਿਆਸੀਆਂ ਨੂੰ ਭੇਜੀ ਅਤੇ ਚੌਥੀ _ਬ੍ਰਹਮਚਾਰੀਆਂ ਨੇ _ਲਈ।੨੩। 
ਪੰਜਵੀਂ ਦੇਗ ਨੌਕਰਾਂ ਨੂੰ ਦਿੱਤੀ ਅਤੇ ਛੇਵੀਂ ਦੇਗ ਪਿਆਦਿਆਂ (ਸਿਪਾਹੀਆਂ) ਨੇ _ਲਈ। 


ਸੱਤਵੀਂ ਦੇਗ ਵਿਚ ਉਸ ਨੂੰ ਪਾਇਆ। ਸਖੀ ਨੂੰ ਨਾਲ ਭੇਜ ਕੇ ਘਰ _ਪਹੁੰਚਾਇਆ।੨੪। 


ਸੀ _ਦਸਮ-ਗੁੁੰਥ ਸਾਹਿਬ 


ਨ੍ਹਿਪ ਕੇ ਜਾਰ ਨਿਕਾਰਿਯੋ। ਮੂੜ ਰਾਵ ਕਛੁ ਸੋਨ ਬਿਚਾਰਿਯੋ। 


< 


ਦੇਖਤ 
ਅਧਿਕ ਚਿਤ ਰਾਨੀ ਮੈ ਦੀਨੌ। __ਮੋਰੈ ਹਿਤਨ ਬਧਾਵੌ ਕੀਨੌ। ੨੫। 


ਦੰਹਰਾ 
ਮੁਖੁ ਦਿਸਿ ਜੜ ਦੇਖਤ ਰਹਿਯੋ _ਤ੍ਰਿਯ ਸੋ _ਨੇਹੁਪਜਾਇ। 
ਦੇਗ _ਡਾਰਿ ਰਾਨੀ ਤੁਰਤ _ਜਾਰਹਿ ਦਯੋ _ਲੰਘਾਇ। _੨੬। 


ਚੱਪਣਾ 
ਮੂਰਖ ਰਾਵ _ਬਾਇ ਮੁਖ ਰਹਿਯੋ। ਦੇਖਤ ਰਹਿਯੋ ਜਾਰ ਨਹਿੰ _ਗਹਿਯੋ। 
ਪਾਹਰੂਨ ਜੋ ਖੀਰ _ਪਠਾਈ। _ਖਾਨ _ਲਗੇ ਗੂੀਵਾ ਨਿਹੁਰਾਈ। _੨੭। 
ਜਿਯਤ ਜਾਰ ਤ੍ਰਿਯ ਘਰ _ਪਹੁਚਾਯੋ। ਪਾਹਰੂ ਨ ਰਾਜਾ ਲਖ _ਪਾਯੋ। 
ਤਿਹ _ਪਹੁਚਾਇ ਸਖੀ ਜਬ _ਆਈ। _ਤਬ ਰਾਨੀ ਅਤਿ ਹੀ ਹਰਖਾਈ। ੨੮। 


ਬਹੁਰਿ ਰਾਵ ਰਾਨੀ ਰਤਿ _ਕੀਨੀ। ਚਿਤ ਕੀ ਬਾਤ ਤਾਹਿ ਕਹਿ ਦੀਨੀ। 
ਕਿਨਹੂੰ ਭੂਮ ਮੋਰੇ ਚਿਤ ਪਾਯੋ। ਤਾ ਤੇ ਮੈ ਦੇਖਨਿ ਗ੍ਰਿਿ ਆਯੋ। ੨੯। 


ਪੁਨਿ ਰਾਨੀ ਯਹ _ਭਾਤਿ ਉਚਾਰੋ। ਸੁਨੋ ਨ੍ਰਿਪਤਿ ਤੁਮ ਬਚਨ ਹਮਾਰੋ। 
ਜਿਨ ਤੁਹਿ ਕਹਿਯੋ ਸੁ ਮੁਹਿ ਕਹਿ ਦੀਜੈ। ਨਾਤਰ ਆਸ ਨ ਹਮਰੀ ਕੀਜੈ। ੩0। 


ਜਬ _ਰਾਨੀ ਇਹ ਭਾਤਿ ਸੁਨਾਈ। ਤਬ ਰਾਜੇ ਸੋ ਸਖੀ _ਬਤਾਈ। 
ਜੋ ਤੁਮ ਕਹਿਯੋ ਸਾਚੀ ਪਹੁਚਾਵੋ। ਨਾਤਰ ਧਾਮ ਮਿਰਿਤੁ ਕੇ ਜਾਵੋ। ੩੧। 


ਕੋ ਕੋਊ ਦੋਸ ਲਗਾਵੈ। ਜਿਨ ਕੌ ਜਗਤ ਸੀਸ ਨਿਹੁਰਾਵੈ। 
ਸਖੀ ਜਾਨਿ ਬਧ ਕੀਨੋ। ਮੂਰਖ ਰਾਵ ਭੇਦ ਨਹਿ _ਚੀਨੋ। _੩੨। 
ਦੰਹਰਾ 
ਰਾਜਾ ਕੌ ਕਰਿ ਬਸਿ ਲਿਯੋ ਦੀਨੋ ਜਾਰ ਨਿਕਾਰਿ। 
ਸਖਿਯਨ ਮੈ ਸਾਚੀ ਭਈ ਤੌਨੈ ਸਖੀ ਸੰਘਾਰਿ। ੩੩। ੧। 
/ਲਾਤ ਸੰ ਗਾਰੇਤੂ ਪਖੁਯਾਨੋ /ਤ੍ਰੋਯਾ ਯੰਰੇਤੂੰ ਮੰਤ ਭੂਪ ਨੰਕਾਦੇ /ਏਕਾ ੌਂ_ਕਤਸਵੇਂ_ਯਾੰਰੇਤ੍ਹਾ ਸਮਘਤਨਆ 
ਮਤ _ਸਭਆ ਸਤ) _9੩੨/ ੨੬੨੪੭ #ਫਲੰ/ 
ਦੰਹਰਾ 
ਹੁਗਲੀ ਬੰਦਰ ਕੋ_ਹੁਤੋ ਹਿੰਮਤ ਸਿੰਘ ਨ੍ਰਿਪ ਏਕ। 
ਤਹਾ ਜਹਾਜ ਜਹਾਨ ਕੇ _ਲਾਗਹਿ _ਆਨਿ _ਅਨੇਕ। _੧। 


ਚਰਿਤ੍ਰ ਪਾਖਿਆਨ ੫੩੧ 


ਰਾਜੇ ਦੇ ਵੇਖਦਿਆਂ ਵੇਖਦਿਆਂ (ਉਥੋਂ) ਯਾਰ ਨੂੰ ਕਢ ਦਿੱਤਾ, ਪਰ _ਮੂਰਖ ਰਾਜਾ ਇਸ 
ਬਾਰੇ ਕੁਝ _ਵੀ ਸਮਝ _ਨ _ਸਕਿਆ। (ਉਹ) ਰਾਣੀ ਵਿਚ ਹੋਰ ਜ਼ਿਆਦਾ ਰੁਚੀ ਲੈਣ ਲਗਾ, 
(ਕਿਉਂਕਿ) ਉਸ ਨੇ ਮੇਰੇ ਲਈ ਮੰਗਲ-ਕਾਰਜ ਕੀਤਾ ਹੈ (ਅਰਥਾਤ! ਖੁਸ਼ੀ ਮਨਾਈ ਹੈ)।੨੫। 
ਦੰਹਰਾ 

ਉਹ ਮੂਰਖ (ਰਾਜਾ _) ਪਿਆਰ ਵਧਾ ਕੇ ਰਾਣੀ ਦੇ ਮਹ ਵਲ ਵੇਖਦਾ ਰਿਹਾ। (ਯਾਰ 
ਨੂੰ) ਦੇਗ ਵਿਚ ਪਾ ਕੇ ਰਾਣੀ ਨੇ ਯਾਰ ਨੂੰ ਬਾਹਰ ਕਢ _ਦਿੱਤਾ।੨੬। 


ਚੱਘਣ?/ 
ਮੂਰਖ ਰਾਜਾ ਮੂੰਹ _ਅਡੀ ਰਹਿ ਗਿਆ ਅਤੇ ਵੇਖਦਾ ਹੀ ਰਹਿ ਗਿਆ ਪਰ ਯਾਰ 


ਪਕੜਿਆ _ਨ _ਗਿਆ। _ਪਹਿਰੇਦਾਰਾਂ ਨੂੰ ਜੋ ਖੀਰ ਭੇਜੀ ਸੀ, ਉਹ ਗਰਦਨ ਨੀਵੀਂ ਕਰ ਕੇ 
ਖਾਣ ਲਗ _ਪਏ।੨੭। 


ਹੀ ਖੁਸ਼ ਹੋਈ।੨੮। 
ਫਿਰ ਰਾਜੇ ਨੇ ਰਾਣੀ ਨਾਲ ਪ੍ਰੇਮ-ਕ੍ਰੀੜਾ ਕੀਤੀ ਅਤੇ ਆਪਣੇ ਮਨ ਦੀ ਗੱਲ ਉਸ ਨੂੰ 
ਦਸ ਦਿੱਤੀ ਕਿ ਕਿਸੇ ਨੇ ਮੇਰੇ ਚਿਤ ਵਿਚ ਭਰਮ ਪਾਇਆ ਸੀ, ਤਾਂ ਹੀ ਮੈਂ ਵੇਖਣ ਲਈ ਘਰ 


ਫਿਰ ਰਾਣੀ ਨੇ ਇਸ ਤਰ੍ਹਾਂ ਕਿਹਾ ਕਿ ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੌ। ਜਿਸ ਨੇ 
(ਮੇਰੇ ਬਾਰੇ) ਤੁਹਾਨੂੰ ਕਿਹਾ ਹੈ, ਉਹ ਮੈਨੂੰ ਦਸ ਦਿਓ, ਨਹੀਂ ਤਾਂ ਮੇਰੀ ਆਸ ਛਡ _ਦਿਓ। 
(ਭਾਵ ਮੈ” ਮਰ _ਜਾਵਾਂਗੀ)।੩0)। 

ਜਦ ਰਾਣੀ ਨੇ ਇਸ ਤਰ੍ਹਾਂ ਕਿਹਾ ਤਦ ਰਾਜੇ ਨੇ ਉਹ ਸਖੀ ਦਸ ਦਿੱਤੀ। (ਤਾਂ ਰਾਣੀ ਨੇ 
ਉਸ ਸਖੀ ਨੂੰ ਬੁਲਾ ਕੇ ਕਿਹਾ--) ਜੋ ਤੂੰ (ਰਾਜੇ ਨੂੰ) ਕਿਹਾ ਹੈ, ਉਸ ਨੂੰ ਸੌਚਾ ਸਿੱਧ ਕਰ, ਨਹੀਂ 
ਤਾਂ ਮੌਤ ਦੇ ਘਰ ਨੂੰ ਜਾ।੩੧। 

ਰਾਣੀਆਂ ਨੂੰ ਵੀ ਕੋਈ ਦੋਸ਼ ਲਗਾਉਂਦਾ ਹੈ, ਜਿਨ੍ਹਾਂ ਨੂੰ ਜਗਤ _ਸਿਰ _ਨਿਵਾਉਂਦਾ ਹੈ। 


(ਰਾਣੀ ਨੇ) ਸਖੀ ਨੂੰ ਝੂਠਾ ਜਾਣ ਕੇ ਮਰਵਾ ਦਿੱਤਾ। ਮੂਰਖ ਰਾਜਾ ਭੇਦ ਨ ਪਾ _ਸਕਿਆ।੩੨। 
ਦੰਹਰਾ 

ਉਸ ਨੇ ਰਾਜੇ ਨੂੰ ਵਸ ਵਿਚ ਕਰ ਲਿਆ ਅਤੇ ਯਾਰ ਨੂੰ ਕੱਢ ਦਿੱਤਾ। ਉਸ ਸਖੀ ਨੂੰ 
ਮਾਰ ਕੇ (ਹੋਰਨਾਂ) ਸਖੀਆਂ ਵਿਚ ਸੋਚੀ ਹੋ_ਗਈ।੩੩। 

ਏਥੋਂ 2 ਗਰੇੜੂੱਪ/ਆਨ ਦੇ ਤੂਨਆ ਗਾਰੈੜ੍ਹ ਦੇ ਮੰਤ ਡੁਪ ਸੰਵਾਦ ਦੇ ੧੩੨ਵੇ' ਜਾਰੇੜ੍ਹ ਦੀ ਸ਼ਮਪਤ£ 

ਭਾ ਲਭ _ਹੈ/ _੧੩੨/ ੨੬੨੪#/ _ਜ਼ਲਦਾ/ 

ਦੰਹਰਾ 

ਹੁਗਲੀ ਬੰਦਰਗਾਹ ਦਾ ਇਕ ਹਿੰਮਤ ਸਿੰਘ ਰਾਜਾ ਸੀ। ਉਥੇ ਸੰਸਾਰ ਦੇ ਅਨੇਕ 
ਜਹਾਜ਼ ਆ ਕੇ ਲਗਦੇ _ਸਨ।੧। 


੫੩੨ ਸੀ ਦਸਮ-ਗੁੁੰਥ ਸਾਹਿਬ 


ਚੱਪਣਾ 
ਸੁਜਨਿ ਕੁਅਰਿ ਤਾ ਕੀ ਬਰ ਨਾਰੀ। ਜਨੁਕ ਚੰਦੂ ਮੋ ਚੀਰਿ ਨਿਕਾਰੀ। 
ਜੋਬਨ ਜੇਬ ਅਧਿਕ ਤਿਹ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। ੨। 


ਪਰਮ ਸਿੰਘ ਰਾਜਾ ਅਤਿ ਭਾਰੋ। ਪਰਮ ਪੁਰਖ ਜਗ ਮਹਿ ਉਜਿਯਾਰੋਂ। 
ਤਾ ਕੀ ਦੇਹ ਰੂਪ ਅਤਿ ਝਮਕੈ। ਮਾਨਹੁ _ਦਿਪਤ _ਦਾਮਨੀ ਦਮਕੈ। ੩। 


ਦੰਹਰਾ 
ਸੁਜਨਿ ਕੁਅਰਿ ਤਾ ਕੋ ਮਹਾ ਰੀਝੀ ਰੂਪ ਨਿਹਾਰਿ। 
ਗਿਰੀ ਮੂਰਛਨਾ ਹ੍ਹੈ ਧਰਨਿ ਮਾਰ ਕਰੀ _ਬਿਸੰਭਾਰਿ। ੪। 


੭%#ਤੜਾਲ਼ 
ਪਠੇ _ਸਹਚਰੀ ਲੀਨੌ ਤਾਹਿ ਬੁਲਾਇ ਕੈ। 
ਰਤਿ ਮਾਨੀ ਤਿਹ ਸੰਗ ਸੁ _ਮੋਦ ਬਢਾਇ ਕੈ। 
ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ। 
ਹੋ ਕਾਲ ਕ੍ਰਿਪਾ ਕਰਿ ਧਾਮ ਹਮਾਰੇ ਆਇਯੋ। ੫। 
ਭੋਗ _ਮਾਨਿ ਨ੍ਰਿਪ ਗਯੋ ਪ੍ਰਾਤ ਪੁਨਿ ਆਇਯੋ। 
ਤ੍ਰਿਯ _ਸਾਥ ਬਹੁਰਿ _ਉਪਜਾਯੋ। 
ਬਚਨ ਮੀਤ ਸੋ ਯੋ _ਕਿਯੋ। 
ਚੁਰਾਇ ਲਲਾ ਜੂ ਤੁਮ ਲਿਯੋ। ੬। 


ਕੋ ਮੀਤ ਸੁ ਪਤਿ ਕਰਿ ਪਾਇਯੈ। 

ਆਜੁ _ਚਰਿਤੁ _ਬਨਾਇਯੈ। 

ਸੁ ਕਰਿਯਹੁ ਸਾਜਨ ਆਇ ਕੈ। 

ਹਰ ਲੈ ਜੈਯਹੁ ਹਰਖ ਬਢਾਇ ਕੈ। ੭। 

ਸੋ ਕੁਪਿਯਾ ਕਸੀ ਸੁਧਾਰਿ ਕੈ। 

ਮਾਝ ਸੁ ਸਭਨ ਦਿਖਾਰਿ ਕੈ। 

ਦੋਉ ਬੰਧਾਇ ਨਿਸਾ ਕੋ ਆਇ ਕੈ। 

ਮਾਰੈ ਯਾ ਕੋ ਬਾਨ ਤੁਰੰਗ ਧਵਾਇ ਕੈ। ੮। 
ਚੱਪਣਾ 

ਪ੍ਰਥਮ ਜੁ ਨਰ ਦੋਊ ਆਖਿ ਮੁੰਦਾਵੈ। ਰਾਤਿ ਅੰਧੇਰੀ ਤੁਰੈ _ਧਵਾਵੈ। 

ਬਾਦਗਸਤਿਯਾ ਇਹ ਸਰ _ਮਾਰੈ। ਸੋ ਰਾਨੀ ਕੈ ਸਾਥ ਬਿਹਾਰੈ। ੯। 


3 $ 
ਕੈ ੫ 
ਕੰ ਘ 


੬੪ ਤਤ & ਤਰ ੬0 । 
2% ੨੨ 0 [6੫0 
ਕੈ 4 ੬ 


ਹੈ 
# ਗੰ ਤੋਂ 


4੭ 


ਯਹ ਸੁਨਿ _ਬਾਤ _ਸਭਨ ਹੂੰ _ਪਾਯੋ। _ਬਿਸਿਖ _ਚਲਾਤ _ਤੁਰੰਗ ਧਵਾਯੋ। 
ਰਾਤ੍ਰਿ ਅਧੇਰੀ ਆਖਿ ਮੁੰਦਾਵੈ। ਚੋਟ ਚਲਾਤ ਕਹੂੰ ਕਹੂੰ _ਜਾਵੈ। _੧0। 


ਚਰਿਤ੍ਰ ਪਾਖਿਆਨ ੫੩੩ 


ਜੱਪਣਾ 

ਸੁਜਨਿ _ਕੁਅਰਿ ਉਸ ਦੀ ਸੁੰਦਰ ਨਾਰੀ ਸੀ। ਮਾਨੋ _ਚੰਦੂਮਾ ਨੂੰ ਚੀਰ ਕੇ _ਕਢੀ ਹੋਵੇ। 
ਉਸ _ਦਾ ਜੋਬਨ _ਅਤੇ _ਸਾਜ _ਸਜਾਵਟ ਬਹੁਤ _ਫਬਦੀ _ਸੀ। (ਉਸ ਨੂੰ ਵੇਖ 
ਮਨੁੱਖਾਂ, _ਨਾਗਾਂ, ਦੈਂਤਾਂ ਦਾ ਮਨ ਮੋਹਿਆ ਜਾਂਦਾ _ਸੀ।੨। 

ਪਰਮ _ਸਿੰਘ ਨਾਂ ਦਾ ਇਕ _ਬਹੁਤ ਵੱਡਾ _ਰਾਜਾ _ਸੀ। ਸਾਰੇ ਜਗਤ ਵਿਚ ਉਹ ਪਰਮ 
ਪੁਰਖ ਵਜੋਂ ਪ੍ਰਸਿੱਧ _ਸੀ। _ਉਸ ਦੇ ਸ਼ਰੀਰ ਦਾ ਰੂਪ _ਲਿਸ਼ਕਾਰੇ _ਮਾਰਦਾ _ਸੀ। _(ਇਸ ਤਰ੍ਹਾਂ 
ਪ੍ਰਤੀਤ ਹੁੰਦਾ ਸੀ) ਮਾਨੋ ਬਿਜਲੀ ਚਮਕ _ਰਹੀ ਹੋਵੇ।੩। 
ਦੰਹਾਰਾ 

(ਇਕ ਦਿਨ) ਸੁਜਨਿ ਕੁਅਰਿ ਉਸ ਦਾ ਰੂਪ ਵੇਖ ਕੇ ਬਹੁਤ ਰੀਝ ਗਈ। ਬੇਹੋਸ਼ ਹੋਕੇ 
ਧਰਤੀ ਉਤੇ ਡਿਗ ਪਈ ਅਤੇ ਕਾਮ ਦੇਵ ('ਮਾਰ”) ਨੇ ਬੇਸੁੱਧ _ਕਰ _ਦਿੱਤੀ।੪। 


੭#%/ਤੜਲ 


ਸਖੀ ਨੂੰ ਭੇਜ ਕੇ (ਰਾਣੀ ਨੇ) ਉਸ ਨੂੰ ਬੁਲਾ ਲਿਆ। ਆਨੰਦ ਵਧਾ ਕੇ ਉਸ ਨਾਲ 
ਰਤੀ-ਕ੍ਰੀੜਾ _ਕੀਤੀ। ਫਿਰ ਬਹੁਤ ਆਨੰਦ _ਮਾਣ ਕੇ (ਉਸ ਨੂੰ) ਵਿਦਾ ਕਰ ਦਿੱਤਾ। (ਅਤੇ 
ਕ੍ਰਿਪਾ ਕਰ ਕੇ ਕਲ ਵੀ ਸਾਡੇ ਘਰ _ਆਉਣਾ।੫। 


ਭੋਗ _ਕਰ ਕੇ ਰਾਜਾ ਚਲਾ ਗਿਆ ਅਤੇ ਦੂਜੇ ਦਿਨ ਫਿਰ ਆ ਗਿਆ। (ਉਸ ਨੇ) 
ਇਸਤਰੀ _ਨਾਲ _ਫਿਰ ਬਹੁਤ _ਕਾਮ-ਕੇਲ _ਕੀਤੀ। _ਫਿਰ _ਰਾਣੀ ਨੇ _ਮਿਤਰ ਨਾਲ ਇਸ ਤਰ੍ਹਾਂ 
ਗੌਲ ਕੀਤੀ ਕਿ ਹੇ ਮੇਰੇ ਪਿਆਰੇ! ਤੁਸੀਂ ਮੇਰਾ ਚਿਤ ਚੁਰਾ ਲਿਆ ਹੈ।੬। 


ਹੇ ਮਿਤਰ! ਜਿਸ ਤਰ੍ਹਾਂ ਨਾਲ ਤੁਹਾਨੂੰ ਪਤੀ ਰੂਪ ਵਿਚ ਪ੍ਰਾਪਤ ਕਰ ਸਕਾਂ, ਇਸ ਲਈ 

ਅਜ ਮੈਂ ਉਹੀ ਚਰਿਤ੍ਰ ਕਰਦੀ ਹਾਂ। ਹੇ ਸਾਜਨ! ਜੋ ਮੈਂ ਕਹਾਂ, ਉਹੀ ਤੁਸੀਂ ਆ ਕੇ ਕਰਨਾ ਅਤੇ 
ਮੈਨੂੰ ਆਨੰਦ ਪੂਰਵਕ _ਕਢ _ਲੈ _ਜਾਣਾ।੭। 

ਇਕ ਬਾਂਸ ਨਾਲ (ਇਕ) ਕੁਪੀ ਚੰਗੀ ਤਰ੍ਹਾਂ ਕਸ ਕੇ ਬੰਨ ਦਿੱਤੀ ਅਤੇ ਸਭ ਨੂੰ ਵਿਖਾ 

ਗਡ _ਦਿੱਤੀ। ਅੱਖਾਂ ਬੰਨ੍ਹਵਾ ਕੇ ਅਤੇ ਘੋੜੇ ਨੂੰ ਭਜਾ ਕੇ ਜੋ 

ਵਿਅਕਤੀ ਰਾਤ ਨੂੰ ਆ ਕੇ ਇਸ ਨੂੰ ਬਾਣ ਮਾਰੇਗਾ।੮। 


ਚੱਪਲਾਂ 

ਪਹਿਲਾਂ ਜੋ ਵਿਅਕਤੀ ਅੱਖਾਂ ਨੂੰ ਬੰਨ੍ਹਵਾਏਗਾ _(ਮੁੰਦਵਾਏਗਾ) ਅਤੇ _ਹਨੇਰੀ ਰਾਤ _ਵਿਚ 
ਘੋੜਾ _ਭਜਾਏਗਾ। _ਸ਼ਬਦਬੇਧੀ _ਨਿਸ਼ਾਣਾ _(ਬਾਦਗਸਤਿਯਾ) ਬੰਨ੍ਹ ਕੇ ਇਸ _(ਕੁਪੀ) ਨੂੰ ਤੀਰ 
ਮਾਰੇਗਾ, _ਉਹ ਰਾਣੀ ਨਾਲ _ਰਮਣ _ਕਰੇਗਾ।੯। 

ਇਹ ਗੱਲ ਸਾਰਿਆਂ ਨੇ ਸੁਣ ਲਈ। ਘੋੜੇ ਦੌੜਾ ਕੇ ਤੀਰ ਚਲਾਏ। ਪਰ _ਹਨੇਰੀ ਰਾਤ 
ਵਿਚ ਅੱਖਾਂ ਬੰਦ ਕਰਵਾ ਕੇ (ਜੋ ਕੋਈ ਵੀ ਤੀਰ ਦੀ) ਚੋਟ ਕਰਦਾ, ਉਹ ਚਲਾਉਂਦਾ ਕਿਧਰ 
ਨੂੰ ਸੀ ਅਤੇ ਪਹੁੰਚਦਾ ਕਿਧਰੇ ਹੋਰ _ਸੀ।੧0। 


੫੩੪ ਸੀ _ਦਸਮ-ਗੁੁੰਥ ਸਾਹਿਬ 


ਦੇਸ ਦੇਸਏਸੂਰ _ਚਲਿ _ਆਵੈ। ਆਖਿ ਮੂੰਦ ਦੋਊ ਤੀਰ _ਚਲਾਵੈ। 
ਅਰਧ ਰਾਤ੍ਰਿ ਕਛੁ ਦ੍ਰਿਸਟਿ ਨ ਆਵੈ। ਛੋਰੈ ਚੋਟ ਕਹੂੰ ਕਹੂੰ _ਜਾਵੈ। _੧੧। 


ਦੰਹਰਾ 
ਅਰਧ ਰਾਤ੍ਰਿ ਮੂੰਦੇ ਦ੍ਰਿਗਨ ਸਭ _ਕੋਊ ਤੀਰ ਚਲਾਇ। 
ਜੀਤਿ ਨ ਰਾਨੀ ਕੌ ਸਕੈ ਨਿਜੁ ਰਾਨਿਨ ਦੈ ਜਾਇ। ੧੨। 
ਚੱਲ? 
ਰਾਜਾ ਜੂ _ਹਰਖਿਤ ਅਤਿ ਭਯੋ। ਰਾਨੀ ਭਲੋ ਭੇਦ ਕਹਿ ਦਯੋ। 
ਸੁਜਨਿ ਕੁਅਰਿ ਜੂ ਕੋ ਕੋ ਪੈ ਹੈ। ਨਿਜੁ ਰਾਨਿਨ ਮੋ ਕੌ ਦੈ ਜੈ ਹੈ। ੧੩। 


ਤਬ ਲੌ ਪਰਮ ਸਿੰਘ ਜੂ ਆਏ। ਜਿਹ ਰਾਨੀ ਸੌ ਕੇਲ ਕਮਾਏ। 
ਭਲੀ ਭਾਤਿ ਡੇਰਾ ਤਿਹ _ਦੀਨੋ। _ਭਾਤਿ _ਭਾਤਿ ਸੌ _ਆਦਰੁ _ਕੀਨੋ। _੧੪। 


ਰੈਨਿ ਭਈ _ਰਾਨੀਯਹਿ _ਬੁਲਾਯੋ। _ਬਹੁਰਿ ਤਵਨ ਕੇਲ _ਕਮਾਯੋ। 


ਸੌ 
ਅੰਧਕਾਰ ਭਏ ਬਾਸ _ਉਤਾਰਿਯੋ। ਕੁਪਿਯਾ ਕੌ_ਭੂ ਪਰ ਧਰਿ _ਪਾਰਿਯੋ। _੧੫। 


ਦੰਹਰਾ 
ਕੁਪਿਯਹਿ _ਬਾਨ ਪਰਹਾਰ ਕਰਿ _ਵੈਸਹਿ ਧਰੀ _ਬਨਾਇ। 
ਬਿਦਾ ਕਿਯੋ ਰਤਿ ਮਾਨਿ ਕੈ ਐਸੋ ਮੌਤ ਸਿਖਾਇ। ੧੬। 
ਦੱਪਣ? 
ਤੁਮ ਅਬ ਹੀ ਰਾਜਾ ਪੈ ਜੈਯੋ। ਐਸੇ ਬਚਨ ਉਚਾਰਤ ਹ੍ੈਯੋ। 
ਹੋਹੂੰ _ਬਿਸਿਖ _ਬਗਾਵਨ _ਆਯੋ। _ਚਾਹਤ ਤੁਮੈ ਚਰਿਤ੍ਰ _ਦਿਖਾਯੋ। _੧੭। 


ਰਾਜਾ ਕੋ ਮਨ ਭਯੋ ਅਨੰਦੇ। ਬੋਲਤ ਬਚਨ ਕਹਾ ਮਤਿ ਮੰਦੰ। 


ਆਖਿ ਮੂੰਦਿ ਦੋਊ ਬਾਨ ਚਲੈਹੌ। ਯਾ ਕੀ ਦੋਊ ਤ੍ਰਿਯਾ ਗਹਿ ਲੈ ਹੋ। ੧੮। 


ਤਾ ਕੀ ਆਖਿ ਬਾਧਿ ਦੋਊ ਲਈ। ਤੀਰ ਕਮਾਨ ਹਾਥ ਮੈ ਦਈ। 


ਚਾਬੁਕ ਹੈ _ਹਨਿ _ਬਿਸਿਖ _ਬਗਾਯੋ। _ਉਹਾ ਠਾਢਿ ਤ੍ਰਿਯ ਤਾਲ ਬਜਾਯੋ। _੧੯। 


ਸਭਨ _ਤਰਾਕ ਸਬਦ ਸੁਨਿ _ਪਾਯੋ। _ਜਾਨੁਕਿ ਇਨ ਤਿਹ ਤੀਰ ਲਗਾਯੋ। 
ਬਾਸ _ਉਤਾਰਿ _ਬਿਲੋਕਹਿ _ਕਹਾ। _ਬਾਕੋ ਬਾਨ _ਬਿਰਾਜਤ _ਉਹਾ। _੨0। 


ਭਜਨ ਛੰਦ 
ਭਯੋ ਫੂਕ ਰਾਜਾ ਤ੍ਰਿਯੋ ਪਿੰਡ ਹਾਰੀ। ਮਨੌ _ਆਨਿ ਕੈ ਲਾਤ ਸੈਤਾਨ ਮਾਰੀ। 


ਰਹਿਯੋ ਮੂੰਡ ਕੌ ਨ੍ਯਾਇ ਬੈਨੇ ਨ ਬੋਲੈ। ਗਿਰਿਯੋ ਝੁੰਮਿ ਕੈ ਭੂੰਮਿ ਆਖੈ ਨ ਖੋਲੈ। ੨੧। 


ਚਰਿਤ੍ਰ ਪਾਖਿਆਨ ੫੩੫ 


ਦੇਸ ਦੇਸਾਂਤਰਾਂ ਦੇ ਰਾਜੇ ਚਲ ਕੇ ਆਉਂਦੇ। ਦੋਵੇਂ ਅੱਖਾਂ ਬੰਦ ਕਰ ਕੇ ਤੀਰ ਚਲਾਉਂਦੇ। 
ਔਧੀ ਰਾਤ ਨੂੰ ਕੁਝ ਨਜ਼ਰ ਨਹੀਂ ਸੀ _ਆਉਂਦਾ। (ਉਹ ਤੀਰ ਦੀ) ਚੋਟ ਕਿਧਰੇ ਕਰਦੇ, ਪਰ 
(ਉਹ) ਕਿਤੇ ਹੋਰ ਹੀ ਜਾ ਕੇ ਡਿਗਦੇ।੧੧। 
ਦੰਹਾਰਾ 

ਔਧੀ ਰਾਤ ਨੂੰ ਅੱਖਾਂ ਬੰਦ ਕਰ ਕੇ ਸਭ ਕੋਈ ਤੀਰ _ਚਲਾਉਂਦੇ। ਪਰ ਰਾਣੀ ਨੂੰ ਜਿਤ 
ਨ ਸਕਦੇ, ਸਗੋ ਆਪਣੀਆਂ ਰਾਣੀਆਂ ਦੇ ਜਾਂਦੇ।੧੨। 
ਜੱਪਣਾ 

ਰਾਜਾ (ਹਿੰਮਤ ਸਿੰਘ) ਇਸ ਕਰ ਕੇ ਬਹੁਤ ਖੁਸ਼ ਹੋਇਆ ਕਿ ਰਾਣੀ ਨੇ ਚੰਗੀ ਭੇਦ ਦੀ 
ਗੌਲ ਦਸੀ ਹੈ। _ਸੁਜਨਿ ਕੁਅਰਿ ਨੂੰ ਤਾਂ ਕੋਈ ਪ੍ਰਾਪਤ ਨਹੀਂ ਕਰ _ਸਕਦਾ, ਪਰ ਆਪਣੀਆਂ 
ਰਾਣੀਆਂ ਮੈਨੂੰ ਦੇ ਜਾਂਦੇ _ਹਨ।੧੩। 

ਤਦ ਤਕ ਪਰਮ ਸਿੰਘ ਆ ਗਿਆ ਜਿਸ ਨੇ ਰਾਣੀ ਨਾਲ ਰਤੀ ਮਨਾਈ ਸੀ। ਉਸ ਨੂੰ 
ਚੰਗੀ ਤਰ੍ਹਾਂ _ਨਾਲ _ਠਿਕਾਣਾ ਦਿੱਤਾ ਗਿਆ ਅਤੇ ਭਾਂਤ ਭਾਂਤ ਨਾਲ ਆਦਰ _ਕੀਤਾ _ਗਿਆ।੧੪। 


ਰਾਤ ਪੈਣ ਤੇ ਰਾਣੀ ਨੇ _ਬੁਲਾਇਆ। _ਉਸ ਨਾਲ ਫਿਰ _ਕਾਮ-ਕ੍ਰੀੜਾ _ਕੀਤੀ। ਹਨੇਰਾ 
ਪੈਣ ਤੇ ਬਾਂਸ ਉਤਾਰ ਲਿਆ ਅਤੇ ਕੁਪੀ ਨੂੰ ਧਰਤੀ ਉਤੇ _ਧਰ _ਦਿੱਤਾ।੧੫। 
ਦੰਹਾਰਾ 

ਕੁਪੀ ਵਿਚ _ਬਾਣ ਮਾਰ ਕੇ (ਫਿਰ) ਉਸੇ ਤਰ੍ਹਾਂ ਰਖ ਦਿੱਤੀ। ਰਤੀ-ਕ੍ਰੀੜਾ ਕਰ ਕੇ ਅਤੇ 
ਸਾਰੀ _ਗੌਲ _ਸਮਝਾ ਕੇ _(ਮਿਤਰ ਨੂੰ) ਵਿਦਾ _ਕਰ _ਦਿੱਤਾ।੧੬। 
ਚੱਪਣਾ 

(ਉਸ ਨੂੰ ਸਮਝਾਇਆ ਕਿ) ਤੁਸੀਂ ਹੁਣ ਹੀ ਰਾਜੇ ਕੋਲ ਜਾਓ ਅਤੇ ਇਸ ਤਰ੍ਹਾਂ ਬਚਨ 
ਕਹਿਣਾ ਕਿ ਮੈਂ ਵੀ ਤੀਰ ਚਲਾਉਣ ਆਇਆ ਹਾਂ ਅਤੇ ਤੁਹਾਨੂੰ ਆਪਣੀ ਕਲਾ (ਦਾ ਰੂਪ) 
ਵਿਖਾਉਣਾ ਚਾਹੁੰਦਾ ਹਾਂ।੧੭। 

(ਰਾਜਾ ਪਰਮ _ਸਿੰਘ ਦੀ ਗੱਲ ਸੁਣ ਕੇ) ਰਾਜਾ (ਹਿੰਮਤ ਸਿੰਘ) ਦਾ ਮਨ ਪੁਸੰਨ ਹੋ 
ਗਿਆ। (ਸੋਚਣ ਲਗਾ ਕਿ) ਇਹ ਮੂਰਖ ਕੀ ਕਹਿ ਰਿਹਾ ਹੈ। ਇਹ ਦੋਵੇਂ ਅੱਖਾਂ ਬੰਦ ਕਰ ਕੇ 
ਤੀਰ _ਚਲਾਵੇਗਾ (ਅਤੇ ਇਸ ਦੇ ਅਸਫਲ ਹੋਣ ਤੇ) ਇਸ ਦੀਆਂ ਦੋਵੇਂ ਇਸਤਰੀਆਂ ਮੈ 
ਪ੍ਰਾਪਤ ਕਰ _ਲਵਾਂਗਾ।੧੮। 

ਉਸ ਦੀਆਂ ਦੋਵੇਂ ਅੱਖਾਂ ਬੰਨ੍ਹ ਦਿੱਤੀਆਂ। ਤੀਰ ਕਮਾਨ ਹੱਥ ਵਿਚ ਦੇ ਦਿੱਤੀ। ਘੋੜੇ ਨੂੰ 
ਚਾਬੁਕ _ਮਾਰ ਕੇ (ਉਸ ਨੇ) ਬਾਣ ਚਲਾ _ਦਿੱਤਾ। ਉਧਰ _ਖੜੋਤੀ ਇਸਤਰੀ ਨੇ ਤਾੜੀ ਵਜਾ 
ਦਿੱਤੀ (ਅਰਥਾਤ! ਆਵਾਜ਼ _ਕਰ _ਦਿੱਤੀ)।੧੯। 

ਸਭ ਨੇ ਤਾੜੀ ਦੇ ਖੜਾਕ ਦਾ ਸ਼ਬਦ ਸੁਣ _ਲਿਆ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ 
ਇਸ ਨੇ (ਕੁਪੀ ਨੂੰ) ਤੀਰ ਮਾਰਿਆ ਹੋਵੇ। ਫਿਰ ਬਾਂਸ _ਉਤਾਰ ਕੇ ਵੇਖਿਆ ਗਿਆ। ਸੁੰਦਰ 
ਬਾਣ ਉਥੇ _ਲਗਾ ਹੋਇਆ _ਸੀ।੨0। 
ਭਾਲੰਨਾ ਛੱਟ 

ਰਾਜੇ ਨੇ ਆਪਣੀ ਇਸਤਰੀ ਨੂੰ ਸਦੇਹ ਹਾਰ ਕੇ ਫੂਕ ਕਢਵਾ ਲਈ। (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਸ਼ੈਤਾਨ ਨੇ ਆ ਕੇ ਲਤ ਮਾਰੀ ਹੋਵੇ। ਉਹ ਸਿਰ ਨੀਵਾਂ ਕਰ ਕੇ ਬੈਠ ਗਿਆ ਅਤੇ ਮੂਹੋਂ 
ਨ ਬੋਲਿਆ। ਘੁਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ ਅੱਖਾਂ ਨ ਖੋਲ੍ਹੀਆਂ।੨੧। 


(੨੧੨ 


੫੩੬ 


ਸੀ _ਦਸਮ-ਗੁੁੰਥ ਸਾਹਿਬ 


ਘਰੀ ਚਾਰਿ ਬੀਤੇ ਪੂਭਾ ਨੈਕ ਪਾਈ। _ਗਿਰਿਯੋ ਫੇਰਿ ਭੂਮੈ ਕਹੂੰ ਰਾਵ ਜਾਈ। 
ਕਹੂੰ ਪਾਗ ਛੂਟੀ ਕਹੂੰ ਹਾਰ ਟੂਟੇ। ਗਿਰੈ ਬੀਰ ਜ੍ਯੋ_ਘੂੰਮਿ ਪ੍ਹਾਨੈ ਨਿਖੂਟੇ। ੨੨। 


ਸਭੈ ਲੋਕ ਧਾਏ ਲਯੋ ਠਾਇ ਤਾ ਕੌ। ਘਨੌ ਸੀਂਚਿ ਕੈ ਬਾਰਿ ਗੁਲਾਬ ਵਾ ਕੋ। 
ਘਰੀ ਪਾਚ ਪਾਛੈ ਨ੍ਰਿਪਤਿ ਸੁਧਿ ਪਾਈ। 


ਡਰੇ ਕਾਜ ਕਾਹੇ ਮਹਾਰਾਜ ਮੇਰੇ। ਲਏ ਸੂਰ ਠਾਢੇ ਸਭੈ ਸਸਤੂ ਤੇਰੇ। 


ਕਹੋ ਮਾਰਿ ਡਾਰੈ ਕਹੋ _ਬਾਧਿ ਲ੍ਯਾਵੈ। ਕਹੋ ਕਾਟਿ ਕੇ ਨਾਕ ਲੀਕੈ ਲਗਾਵੈ। ੨੪। 


ਹਵੀਯਾਂ 
ਹਿੰਮਤ ਸਿੰਘ ਕਹੀ ਹਸਿ ਕੈ ਚਿਤ ਮੈ ਅਤਿ ਰੋਸ ਕੋ ਮਾਰਿ ਮਰੂਰੋ। 
ਏਕ ਧਨੀ ਨਵ ਜੋਬਨ ਦੂਸਰ ਤੀਸਰੇ ਹੋ ਪੁਰਸੋਤਮ ਪੂਰੋਂ। 
ਆਖਿਨ ਮੂੰਦਿ ਹਨ੍ਯੋ ਕੁਪਿਯਾ ਕਹ ਯਾ _ਪਰ ਕੋਪ ਕਿਯੋ ਸਭ ਕੂਰੋ। 
ਕੈਸੇ ਕੈ ਆਜੁ ਹਨੋ ਇਹ ਕੋ ਜੁ ਹੈ ਰਾਵ ਬਡੋ ਅਰੁ ਸੁੰਦਰ ਸੂਰੋ। ੨੫। 


ਲੈ ਤਾ ਕੋ ਗ੍ਰਿਹ ਕੋ ਗਯੋ ਅਧਿਕ ਹ੍ਰਿਦੈ ਸੁਖ ਪਾਇ। ੨੭। 
ਨੱਰਠਾ 

ਸਕਿਯੋ ਨ ਭੇਦ ਪਛਾਨਿ ਇਹ ਛਲ ਸੋ ਫੈਲੀ ਛਲ੍ਯੋ। 

ਰਹਿਯੋ ਮੋਨਿ ਮੁਖਿ ਠਾਨਿ ਰਹਿਯੋ ਨਿਹੁਰਾਇ ਕੈ। ੨੮। ੧। 


/ਏਂਤਾ ਸੀ ਲਾਰੇੜ੍ਹ ਪਲ੍ਯਾਨੇ /ਤੇਯਾ ਲਾਰਤ੍ਹੇ ਤਾਂ ਭੂ ਨੰਠਾਦੇ /ਏਕਾ ਐਂ ਤੌਤੀਸ਼ਵੇਂ ਯਾਰੇਤ੍ਰ ਨਆਮਤਨ 


ਮਤ _ਨਭਆ' #ਤ/ 5੩੩੭ ੨੬੫੨੪ ਅਫਲੂੰ/ 


ਚੱਪਲਾਂ 
ਮਿਲ , ਜਰ ਨੀ ਤਦ ਮਿਤੀ ਪਰ ਵਹ ਸਚੀ ਰੀ 
ਸੋ ਨਹਿ ਰਾਵ ਲਜਾਵੈ। ਸਭ _ਇਸਤ੍ਰਿਨ ਸੋ ਕੇਲ ਕਮਾਵੈ। ੧। 


ਜੋ ਇਸਤ੍ਰੀ ਤਿਹ ਕਹੇ ਨ ਆਵੈ। ਤਾ ਕੀ ਖਾਟ ਉਠਾਇ ਮੰਗਾਵੈ। 
ਅਧਿਕ ਭੋਗ ਤਾ ਸੋ ਨ੍ਰਿਪ ਕਰਈ। ਰਾਨੀ ਤੇ ਜਿਯ ਨੈਕ ਨ ਡਰਈ। ੨। 


ਕਰੀ ਭਾਤਿ ਭ੍ਰਿਤੰ ਅਨੇਕੈ ਬਢਾਈ। ੨੩। 


ਚਰਿਤ੍ਰ ਪਾਖਿਆਨ ੫੩੭ 


ਚਾਰ ਘੜੀਆਂ ਬੀਤਣ ਤੋਂ ਬਾਦ ਕੁਝ ਸੁਰਤ ਆਈ। (ਪਰ) ਫਿਰ ਕਿਤੇ ਜਾ_ਕੇ ਭੂਮੀ 
ਉਤੇ ਡਿਗ _ਪਿਆ। ਕਿਤੇ _ਪੌਗ ਡਿਗ ਗਈ ਅਤੇ ਕਿਤੇ ਹਾਰ ਟੁਟ ਗਏ। (ਉਹ ਉਸ) ਸੂਰਮੇ 
ਵਾਂਗ ਘੁਮੇਰੀ ਖਾ ਕੇ ਡਿਗ ਰਿਹਾ ਸੀ, ਜੋ ਮਰਨ ਵਾਲਾ ਹੁੰਦਾ ਹੈ।੨੨। 

ਸਾਰੇ ਲੋਕ ਭਜ ਪਏ ਅਤੇ ਉਸ ਨੂੰ ਸੰਭਾਲ ਲਿਆ। _ਉਸ _ਉਤੇ ਗੁਲਾਬ ਦਾ ਬਹੁਤ 
ਅਰਕ _ਛਿੜਕਿਆ। _ਪੰਜ _ਘੜੀਆਂ _ਬਾਦ ਰਾਜੇ ਨੂੰ ਹੋਸ਼ ਆਈ। ਨੌਕਰਾਂ _ਚਾਕਰਾਂ ਨੇ ਬਹੁਤ 
ਤਰ੍ਹਾਂ ਨਾਲ ਵਡਿਆਈ _ਕੀਤੀ।੨੩। 

ਹੇ ਮੇਰੇ ਮਹਾਰਾਜ! ਤੁਸੀਂ ਕਿਹੜੀ ਗੌਲ ਕਰ ਕੇ ਡਰੇ ਹੋ। ਤੁਹਾਡੇ ਸਾਰੇ ਸੂਰਮੇ ਸ਼ਸਤਰ 


ਨਕ _ਕਟ ਕੇ ਕਲੌਕਿਤ ਕਰ _ਦੇਈਏ)।੨੪। 


ਚਿਤ ਵਿਚ ਬਹੁਤ ਕ੍ਰੋਧ ਕਰ ਕੇ ਪਰ ਉਪਰੋਂ ਹਸ ਕੇ ਹਿੰਮਤ ਸਿੰਘ ਨੇ ਕਿਹਾ 
(ਇਹ ਰਾਜਾ ਪਰਮ ਸਿੰਘ) ਇਕ ਤਾਂ ਧਨੀ ਹੈ, ਦੂਜਾ ਨੌਜਵਾਨ ਹੈ 
ਤਰ੍ਹਾਂ ਉਤਮ ਪੁਰਸ਼ ਹੈ। (ਇਸ ਨੇ) ਅੱਖਾਂ ਬੰਦ ਕਰ ਕੇ _ਕੁਪੀ ਨੂੰ 
ਇਸ ਲਈ ਇਸ ਉਤੇ ਗੁੱਸਾ ਕਰਨਾ ਵਿਅਰਥ ਹੈ। (ਮੈਂ) ਅਜ ਇਸ 
ਇਹ ਬਹੁਤ ਸੁੰਦਰ ਰਾਜਾ _ਅਤੇ _ਸੂਰਮਾ ਹੈ।੨੫। 
ਚੱਪਣਾ 

ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸਿਰ ਹਿਲਾਇਆ। ਉਸ ਸੁੰਦਰ (ਰਾਜੇ) ਉਤੇ ਉਸ ਦਾ 
ਕੋਈ ਵਸ ਨ ਚਲਿਆ। (ਉਸ ਨੇ) ਘਰੋਂ ਇਸਤਰੀ ਕਢ ਕੇ ਫਿਰ (ਉਸ ਨੂੰ) ਦੇ ਦਿੱਤੀ। ਇਸ 
ਚਰਿਤ੍ਰ _ਨਾਲ _(ਪਰਮ _ਸਿੰਘ ਨੇ _ਰਾਣੀ ਨੂੰ) ਜਿਤ _ਲਿਆ।੨੬। 
ਦੰਹਾਰਾ 

ਰਾਣੀ ਨੇ ਅਜਿਹਾ ਚਰਿਤੁ ਖੇਡ ਕੇ ਉਸ ਨੂੰ ਪ੍ਰਾਪਤ ਕਰ ਲਿਆ। ਉਸ ਨੂੰ ਲੈ ਕੇ ਉਹ 
ਆਨੰਦ ਪੂਰਵਕ ਘਰ _ਗਿਆ।੨੭। 


ਅਤੇ ਤੀਜਾ ਇਹ 
ਤੀਰ ਨਾਲ ਵਿੰਨ੍ਹਿਆ 
ਨੂੰ ਕਿਵੇਂ 


ਨੱਰਠਾ 
(ਰਾਜਾ) ਇਸ ਭੇਦ ਨੂੰ ਨ ਪਛਾਣ ਸਕਿਆ ਅਤੇ ਇਸ ਛਲ ਨਾਲ ਇਸਤਰੀ ਨੇ ਛਲ 
ਲਿਆ। ਉਹ (ਆਪਣੀ ਇਸਤਰੀ ਹਾਰ ਕੇ) ਅਤੇ ਗਰਦਨ ਨੀਵੀਂ ਕਰ ਕੇ ਜ਼ੁਪ ਹੋ ਕੇ ਬੈਠ 
ਗਿਆ।੨੮। 
ਏਥੋਂ 2 ਗਰੇਤੂਰੰਪ/ਆਨ ਦੇ ਤੁਆ ਗਾਰੇੜ੍ਹ ਦੇ ਮੰ ਡੁਪ ਸੰਵਾਦ ਦੇ ਚਤਤਵੇ' ਗਰੇੜ੍ਹ ਦੀ ਸਮਪਤ£ 
ਭਾ ਲਭ _ਹੰ/ _$ਤ੩/ ੨੬੫੨੪ _ਜਲਦਾ/ 


ਚੱਪਣਾ 

ਸਬਕ _ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ। ਉਸ ਦੀ ਬਾਜ ਮਤੀ ਨਾਂ ਦੀ ਸੁੰਦਰ 
ਇਸਤਰੀ _ਸੀ। ਰਾਜਾ ਕਿਸੇ ਵੀ (ਇਸਤਰੀ ਤੋਂ) ਸ਼ਰਮਾਉਂਦਾ ਨਹੀਂ ਸੀ ਅਤੇ ਸਾਰੀਆਂ 
ਇਸਤਰੀਆਂ ਨਾਲ _ਕਾਮ-ਕ੍ਰੀੜਾ ਕਰਦਾ _ਸੀ।੧। 

ਜੋ ਇਸਤਰੀ ਉਸ ਦੇ ਕਹੇ `ਤੇ ਨ ਆਉਂਦੀ, ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲ0ੱਦਾ। 
ਉਸ ਨਾਲ ਰਾਜਾ ਖ਼ੂਬ ਭੋਗ ਕਰਦਾ ਸੀ ਅਤੇ ਮਨ ਵਿਚ ਰਾਣੀ ਤੋਂ ਜ਼ਰਾ ਜਿੰਨਾ ਵੀ ਨਹੀਂ 
ਡਰਦਾ ਸੀ।੨। 


੫੩੮ 


ਸੀ _ਦਸਮ-ਗੁੁੰਥ ਸਾਹਿਬ 


ਬਾਜ ਮਤੀ ਜਿਯ ਅਧਿਕ ਰਿਸਾਵੈ। ਸਬਕ ਸਿੰਘ ਪਰ ਕਛੂ ਨ _ਬਸਾਵੈ। 
ਤਬ ਤ੍ਰਿਯ ਏਕ ਚਰਿਤ੍ਰ ਬਿਚਾਰਿਯੋ। ਰਾਜਾ ਕੋ ਦੁਰਮਤਿ ਤੇ ਟਾਰਿਯੋ। ੩। 


ਰੂਪਵਤੀ ਜੋ _ਤ੍ਰਿਯ ਲਖਿ ਪਾਵੈ। ਸਬਕ ਸਿੰਘ ਸੋ ਜਾਇ ਸੁਨਾਵੈ। 
ਤੁਮ ਰਾਜਾ ਤਿਹ ਤ੍ਰਿਯਾ _ਬੁਲਾਵੋਂ। ਕਾਮ ਕੇਲ ਤਿਹ ਸਾਥ _ਕਮਾਵੋ। ੪। 
ਜਬ ਯੌ ਬਚਨ ਰਾਵ ਸੁਨਿ ਪਾਵੈ। ਤੌਨ ਤ੍ਰਿਯਾ ਕੋ ਬੋਲਿ ਪਠਾਵੈ। 
ਜਾ ਕੀ ਰਾਨੀ ਪੂਭਾ ਉਚਾਰੈ। ਤਾ ਕੇ ਰਾਜਾ ਸੰਗ ਬਿਹਾਰੈ। ੫। 
ਯਾ ਮੈ ਕਹੋ ਕਹਾ ਘਟ ਗਈ। ਜਾਨੁਕ ਹੋਹੂੰ ਭਿਟੋਅਨਿ ਭਈ। 
ਜਾ ਤੇ ਮੋਰ ਰਾਵ ਸੁਖ ਪਾਵੈ। ਵਹੈ ਬਾਤ ਹਮਰੇ ਜਿਯ ਭਾਵੈ। ੬। 


ਬਲੀ ਏਕ ਸੁੰਦਰ ਲਖਿ ਪਾਯੋ। ਪ੍ਰਥਮ ਤਵਨ ਕੀ ਤ੍ਰਿਯਹਿ _ਭਿਟਾਯੋ। 
ਜਬ _ਵਹੁ ਪੁਰਖ ਅਧਿਕ ਰਿਸਿ ਭਰਿਯੋ। ਤਬ ਤਾ ਸੋ ਯੋ ਬਚਨ ਉਚਰਿਯੋ। _੭। 


ਦੰਹਾਰਾ 
ਕਾਮ ਕੇਲ ਤਾ ਸੋ ਕਰਿਯੋ ਰਾਨੀ ਅਤਿ ਸੁਖ ਪਾਇ। 
ਬਹੁਰਿ ਬਚਨ ਤਿਹ ਪੁਰਖ ਸੋ ਐਸੋ ਕਹਿਯੋ ਸੁਨਾਇ। ੮। 
ਦੱਖਣ? 
ਤੁਮਰੀ ਪ੍ਰਭਾ ਕਹੋਂ ਕਾ ਰਹੀ। ਨਿਜ ਨਾਰੀ ਰਾਜੈ ਜੋ _ਚਹੀ। 
ਜਾ ਕੀ ਤ੍ਰਿਯ ਸੋ ਔਰ ਬਿਹਾਰੈ। ਧ੍ਰਿਗ ਤਾ ਕੋ _ਸਭ ਜਗਤ ਉਚਾਰੈ। ੯। 


ਦੰਹਰਾ 
ਪ੍ਰਥਮ ਭੋਗ _ਮਨ _ਭਾਵਤੋ ਰਾਨੀ _ਕਿਯੋ __ਬਨਾਇ। 
ਬਹੁਰਿ ਬਚਨ ਤਾ ਸੋ ਕਹਿਯੋ ਐਸੇ ਰਿਸ ਉਪਜਾਇ। ੧0। 
ਦੱਖਣ? 
ਤੁਮਰੀ ਤ੍ਰਿਯ ਕੌ ਰਾਵ ਬੁਲਾਵੈ। ਕਾਮ ਭੋਗ ਤਿਹ ਸਾਥ ਕਮਾਵੈ। 
ਨਹਿ _ਮਰਿਯੋ ਲਾਜ ਕੋ _ਮਰਈ। ਪਾਵਕ ਬਿਖੈ ਜਾਇ ਨਹਿ ਜਰਈ। _੧੧। 


॥੫ 


ਦੰਹਰਾ 
ਕੈ ਯਹ ਮੂਰਖ ਰਾਵ ਤੇ ਬਦਲੋ ਲੇਹਿ ਬਨਾਇ। 
ਨਾਤਰ _ਬਦ੍ਰਿਕਾਸੂਮ ਬਿਖੈ _ਗਰੌ ਹਿਮਾਚਲ _ਜਾਇ। _੧੨। 
ਚੱਪਾਣ? 
ਜੋ ਤ੍ਰਿਯ ਕਹੋਂ ਮੋਹਿ ਸੋ _ਕਰੌ। ਸਬਕ ਸਿੰਘ ਤੇ ਨੈਕ ਨ ਡਰੋ। 


ਇਨ ਕੀਨੋ ਗ੍ਰਿਹ ਖ੍ਹਾਰ ਹਮਾਰੋ। ਮੈਹੂੰ ਤਿਹ ਤ੍ਰਿਯ ਸੰਗ ਬਿਹਾਰੋ। ੧੩। 


ਚਰਿਤ੍ਰ ਪਾਖਿਆਨ ੫੩੯ 


ਬਾਜ ਮਤੀ (ਰਾਣੀ) ਮਨ ਵਿਚ ਬਹੁਤ ਕ੍ਰੋਧ ਕਰਦੀ ਸੀ, ਪਰ ਸਬਕ ਸਿੰਘ ਤੇ ਉਸ ਦਾ 
ਕੋਈ ਵਸ ਨਹੀਂ ਚਲਦਾ ਸੀ। ਤਦ ਰਾਣੀ ਨੇ ਇਕ _ਚਰਿਤੁ ਬਣਾਇਆ ਅਤੇ ਰਾਜੇ ਨੂੰ ਮਾੜੀ 
ਬੁੱਧੀ ਤੋਂ ਹਟਾਇਆ।੩। 

ਕੋਈ ਰੂਪਵਾਨ ਇਸਤਰੀ ਰਾਣੀ ਵੇਖ ਲੈਂਦੀ, ਤਾਂ ਸਬਕ ਸਿੰਘ ਨੂੰ ਜਾ ਕੇ ਕਹਿੰਦੀ। ਹੇ 
ਰਾਜਨ! ਤੁਸੀਂ ਉਸ ਇਸਤਰੀ ਨੂੰ _ਬੁਲਾਓ ਅਤੇ ਉਸ _ਨਾਲ ਕਾਮ ਕ੍ਰੀੜਾ _ਕਰੋ।੪। 

ਜਦ ਰਾਜਾ ਇਹ ਗੱਲ ਸੁਣ ਲੈਂਦਾ ਤਾਂ ਉਸ ਇਸਤਰੀ ਨੂੰ ਬੁਲਾ ਲੈਂਦਾ। ਜਿਸ (ਇਸਤਰੀ) 
ਦੀ ਰਾਣੀ ਸੁੰਦਰਤਾ ਦਸਦੀ, ਉਸ _ਨਾਲ ਰਾਜਾ _ਰਮਣ _ਕਰਦਾ।੫। 

(ਰਾਣੀ ਸੋਚਦੀ) ਇਸ ਵਿਚ ਮੇਰਾ ਕੀ ਘਟਦਾ ਹੈ, ਮਾਨੋ ਮੈਂ ਮੇਲ ਕਰਾਉਣ ਵਾਲੀ 
('ਭਿਟੋਅਨਿ”) ਹੋ ਗਈ ਹਾਂ। ਜਿਸ ਤੇ ਮੇਰਾ ਰਾਜਾ ਸੁਖ ਪ੍ਰਾਪਤ ਕਰਦਾ ਹੈ, ਉਹੀ ਗੱਲ ਮੇਰੇ 
ਚਿਤ ਨੂੰ ਚੰਗੀ _ਲਗਦੀ _ਹੈ।੬। 

ਰਾਣੀ ਨੇ ਇਕ ਸੁੰਦਰ ਬਲਵਾਨ _ਵੇਖਿਆ। ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ 
ਮਿਲਾਇਆ। ਜਦ _ਉਹ ਪੁਰਸ਼ ਗੁੱਸੇ ਨਾਲ ਭਰ _ਗਿਆ। ਤਦ ਉਸ ਨਾਲ ਰਾਣੀ ਨੇ 
ਤਰ੍ਹਾਂ ਗੱਲ _ਕੀਤੀ।੭। 
ਦੰਹਾਰਾ 

ਰਾਣੀ ਨੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਬਹੁਤ ਸੁਖ ਪ੍ਰਾਪਤ _ਕੀਤਾ। ਫਿਰ ਉਸ 
ਪੁਰਸ਼ ਨੂੰ ਇਸ ਤਰ੍ਹਾਂ ਸੁਣਾ ਕੇ ਕਿਹਾ।੮। 


ਨਾਲ 
ਇਸ 


ਚੱਪਾਣ 

(ਹੇ ਮਿਤਰ!) ਦਸ, ਤੇਰੀ ਸ਼ੋਭਾ ਕੀ ਰਹਿ ਗਈ ਹੈ, ਜੇ ਰਾਜਾ ਤੇਰੀ ਇਸਤਰੀ ਨੂੰ 
ਚਾਹੁੰਦਾ ਹੈ। ਜਿਸ ਦੀ ਇਸਤਰੀ ਨਾਲ _ਕੋਈ ਹੋਰ _ਰਮਣ ਕਰੇ, ਉਸ ਨੂੰ ਸਾਰਾ ਸੰਸਾਰ 
ਧਿਕਾਰਦਾ ਹੈ।੯। 
ਦੰਹਰਾ 

ਪਹਿਲਾਂ ਰਾਣੀ ਨੇ _ਉਸ ਨਾਲ ਮਨ ਭਾਉਂਦਾ ਭੋਗ ਕੀਤਾ ਅਤੇ ਫਿਰ __ਇਸ ਤਰ੍ਹਾਂ 
ਬਚਨ ਕਹਿ ਕੇ ਉਸ ਦਾ ਗੁੱਸਾ ਭੜਕਾਇਆ।੧0। 
ਚੱਪਾਣ 

(ਅਤੇ _ਕਿਹਾ--) ਤੇਰੀ ਇਸਤਰੀ ਨੂੰ ਰਾਜਾ ਬੁਲਾਉਂਦਾ ਹੈ। _ਉਸ _ਨਾਲ _ਕਾਮ-ਭੋਗ 
ਕਰਦਾ ਹੈ। ਤੂੰ ਲਾਜ ਦਾ ਮਾਰਿਆ ਮਰਦਾ ਕਿਉਂ ਨਹੀਂ ਜਾਂ ਅਗ ਵਿਚ ਜਾ ਕੇ ਸੜਦਾ ਕਿਉਂ 
ਨਹੀ'।੧੧। 
ਦੰਹਰਾ 

ਜਾਂ ਤਾਂ ਇਸ ਮੂਰਖ ਰਾਜੇ ਤੋਂ ਚੰਗੀ ਤਰ੍ਹਾਂ ਬਦਲਾ ਲੈ, ਨਹੀਂ ਤਾਂ ਬਦ੍ਰਿਕਾਸ਼ੂਮ (ਬਦਰੀਨਾਥ) 
ਜਾ ਕੇ ਹਿਮਾਲੇ ਵਿਚ ਗਲ _ਜਾ।੧੨। 
ਚੱਪਾਣ 

(ਉਸ ਪੁਰਸ਼ ਨੇ ਕਿਹਾ--) ਹੇ ਰਾਣੀ! ਜੋ ਤੂੰ ਕਹੇਂਗੀ, ਉਹੀ ਮੈਂ _ਕਰਾਂਗਾ। (ਮੈਂ) ਸਬਕ 
ਸਿੰਘ ਤੋਂ ਜ਼ਰਾ ਵੀ ਨਹੀਂ _ਡਰਾਂਗਾ। ਇਸ ਨੇ ਮੇਰਾ ਘਰ ਬਰਬਾਦ ਕੀਤਾ ਹੈ। ਮੈਂ ਵੀ ਉਸ ਦੀ 
ਇਸਤਰੀ ਨਾਲ ਰਮਣ ਕਰਾਂਗਾ।੧੩। 


ਸੀ _ਦਸਮ-ਗੁੁੰਥ ਸਾਹਿਬ 


੮. 


ਰੋਮਾਂਤਕ ਤੁਮ ਪ੍ਰਥਮ _ਲਗਾਵੋ। ਸਕਲ ਤ੍ਰਿਯਾ ਕੌ ਭੇਸ _ਛਕਾਵੋਂ। 
ਜਬ ਤੁਮ ਕੋ ਰਾਜਾ ਲਖਿ ਪੈਹੈ। ਤੁਰਤੁ ਮਦਨ ਕੇ ਬਸਿ ਹ੍ਹੋ ਜੈਹੈ। ੧੪। 


ਜਾਰ ਕੇਸ ਸਭ ਦੂਰਿ ਕਰਾਏ। _ਭੂਖਨ ਅੰਗ ਅਨੂਪ _ਸੁਹਾਏ। 

ਜਾਇ ਦਰਸ ਰਾਜਾ ਕੋ _ਦਿਯੋ। ਨ੍ਰਿਪ ਕੋ ਮੋਹਿ ਆਤਮਾ ਲਿਯੋ। _੧੫। 
ਜਬ ਰਾਜੈ ਤਾ ਕੋ ਲਖਿ ਪਾਯੋ। ਦੌਰਿ ਸਦਨ ਰਾਨੀ ਕੇ ਆਯੋ। 

ਹੇ ਸੁੰਦਰਿ ਮੈ ਤ੍ਰਿਯਿਕ ਨਿਹਾਰੀ। ਜਾਨੁਕ ਮਹਾ _ਰੁਦੂ ਕੀ ਪ੍ਯਾਰੀ। ੧੬। 


ਜੋ ਮੁਹਿ ਤਿਹ ਤੂ ਆਜ ਮਿਲਾਵੈ। ਜੋ _ਮਾਗੇ ਮੁਖ ਤੇ ਸੋ ਪਾਵੈ। 
ਰਾਨੀ ਫੂਲਿ ਬਚਨ ਸੁਨਿ ਗਈ। ਜੋ ਮੈ ਚਾਹਤ ਥੀ ਸੋਊ ਭਈ। ੧੭। 
ਸੁਨਤ ਬਚਨ _ਰਾਨੀ ਗ੍ਰਿਹਿ ਆਈ। _ਤੌਨ ਜਾਰ ਕੋ ਦਯੋ _ਭਿਟਾਈ। 
ਜਬ ਤਾ ਕੋ ਨ੍ਰਿਪ ਹਾਥ ਚਲਾਯੋ। ਪਕਰਿ ਰਾਵ ਕੋ ਤਰੇ ਦਬਾਯੋ। ੧੮। 
ਨ੍ਹਿਪ ਕੋ ਪਕਰਿ ਭੂਜਨ ਤੇ ਲਿਯੋ। ਗੁਦਾ ਭੋਗ ਤਾ ਕੋ ਦ੍ਰਿੜ ਕਿਯੋ। 


ਤੋਰਿ ਤਾਰਿ ਤਨ ਰੁਧਿਰ ਚਲਾਯੋ। ਅਧਿਕ _ਰਾਵ ਮਨ ਮਾਝ _ਲਜਾਯੋ। _੧੯। 


ਦੰਹਰਾ 
ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ _ਲਜਾਇ। 


ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ _ਬੁਲਾਇ। ੨0। ੧। 
/ਛੰਤਾ ਹੀ ਲਾਰਤ੍ਹ ਘਲੂਯਾਨੋ /ਤਯਾ ਲਾਠੇਤੂੰ ਮੰਨੀ ਤੂਪ ਅੰਭਾਦੇ /ਏਕ ਸੋਂ ਚੱਤੀਸਵੇਂ_ਲਾਂਨਤੂ _ਆਮਤਮਆ 


ਸਤ ਸਭਨ ਸਤ) _9੩8/ ੨੬੭੦/ #ਫਲੀ/ 
ਦੰਹਰਾ 
ਦੁਹਿਤਾ ਸਾਹੁ ਫਿਰੰਗ ਕੀ ਜਾ_ਕੋ ਰੂਪ ਅਪਾਰ। 
ਤੀਨਿ ਭਵਨ ਭੀਤਰ ਕਹੂੰ ਤਾ ਸਮ ਔਰ ਨ ਨਾਰਿ। ੧। 
ਦੱਖਣ? 
ਅਬਦੁਲ _ਨਾਮ _ਮੁਲਾਨਾ `ਭਾਰੋਂ। ਸਹਿਰ _ਜਹਾਨਾਬਾਦਿ _ਉਜਿਯਾਰੋ। 
ਹਾਜਰਾਤਿ _ਜਬ _ਬੈਠਿ ਮੰਗਾਵੈ। _ਦੇਵ ਭੂਤ _ਜਿਨਾਨ ਬੁਲਾਵੈ। _੨। 


ਦੰਹਾਰਾ 
ਦੇਵ ਭੂਤ _ਜਿਨਾਤ _ਕਹ ਲੇਵੈ ਨਿਕਟ _ਬੁਲਾਇ। 
ਜੌਨ ਬਾਤ ਚਿਤ ਮੈ ਰੁਚੈ ਤਿਨ ਤੇ ਲੇਤ ਮੰਗਾਇ। ੩। 


ਚੱਪਲਾਂ 
ਤਾ ਪੈ ਪਰੀ ਬਹੁਤ ਚਲਿ ਆਵੈ। ਕੋਊ ਨਾਚਿ ਉਠ ਕੋਊ ਗਾਵੈ। 
ਭਾਤਿ ਭਾਤਿ ਕੇ ਭਾਵ ਦਿਖਾਵਹਿ। _ਦੇਖਨਹਾਰ ਸਭੇ ਬਲਿ _ਜਾਵਹਿ। ੪। 


ਚਰਿਤ੍ਰ ਪਾਖਿਆਨ ੫੪੧ 


(ਰਾਣੀ ਨੇ _ਉਸ ਨੂੰ ਸਮਝਾਇਆ ਕਿ) ਤੂੰ ਪਹਿਲਾਂ _ਰੋਮ-ਨਾਸਨੀ ਲਗਾ ਅਤੇ _ਸਾਰਾ 
ਇਸਤਰੀ ਦਾ ਸਰੂਪ _ਬਣਾ। ਜਦ ਰਾਜਾ ਤੈਨੂੰ (ਇਸਤਰੀ ਰੂਪ) ਵਿਚ ਵੇਖ _ਲਏਗਾ ਤਾਂ ਤੁਰਤ 
ਕਾਮ ਦੇ ਵਸ ਵਿਚ ਹੋ ਜਾਏਗਾ।੧੪। 

ਯਾਰ ਨੇ ਸਾਰੇ ਵਾਲ ਸਾਫ਼ ਕਰ ਦਿੱਤੇ। ਸ਼ਰੀਰ ਉਤੇ ਅਨੂਪਮ ਗਹਿਣੇ ਸਜਾ _ਲਏ। _ਜਾ 
ਕੇ ਰਾਜੇ ਨੂੰ ਵਿਖਾਲੀ ਦਿੱਤੀ। ਰਾਜੇ _ਦੀ ਆਤਮਾ ਨੂੰ ਮੋਹ _ਲਿਆ।੧੫। 

ਜਦ ਰਾਜੇ ਨੇ ਉਸ ਨੂੰ ਵੇਖਿਆ ਤਾਂ ਦੌੜ ਕੇ ਰਾਣੀ ਦੇ ਮਹੱਲ ਵਿਚ ਆਇਆ। 
(ਕਹਿਣ _ਲਗਾ--)ਹੇ ਸੁੰਦਰੀ! ਮੈਂ ਇਕ ਇਸਤਰੀ ਵੇਖੀ ਹੈ, ਮਾਨੋ ਮਹਾ ਰੁਦੂ ਦੀ ਪਿਆਰੀ 
(ਪਾਰਬਤੀ) ਹੋਵੇ।੧੬। 

ਜੇ ਤੂੰ ਮੈਨੂੰ ਉਹ ਅਜ ਮਿਲਾ ਦੇਵੇਂ, ਜੋ ਮੂੰਹੋਂ _ਮੰਗੇਗੀ, ਉਹੀ ਪ੍ਰਾਪਤ ਕਰ _ਲਵੇਂਗੀ। 
ਰਾਣੀ ਬਚਨ ਸੁਣ ਕੇ ਫੁਲ ਗਈ, (ਕਿਉਂਕਿ) ਜੋ ਮੈਂ ਚਾਹੁੰਦੀ ਸਾਂ, ਉਹੀ ਹੋ ਗਿਆ ਹੈ।੧੭। 

(ਇਹ) ਬਚਨ ਸੁਣ ਕੇ ਰਾਣੀ ਘਰ ਆਈ। _ਉਸ ਯਾਰ ਨੂੰ ਮਿਲਵਾ ਦਿੱਤਾ। ਜਦ ਰਾਜੇ 
ਨੇ ਉਸ ਪਤਿ ਹੱਥ ਵਧਾਇਆ। ਉਸ ਨੇ ਪਕੜ ਕੇ ਰਾਜੇ ਨੂੰ ਦਬੋਚ _ਲਿਆ।੧੮। 

ਰਾਜੇ ਨੂੰ ਬਾਂਹਵਾਂ ਤੋਂ ਪਕੜ _ਲਿਆ ਅਤੇ ਉਸ _ਨਾਲ ਚੰਗੀ ਤਰ੍ਹਾਂ _ਗੁਦਾ-ਭੋਗ _ਕੀਤਾ। 
ਤੋੜ ਤਾੜ ਕੇ ਰਾਜੇ ਦੇ ਸ਼ਰੀਰ _(ਭਾਵ11 ਗੁਦਾ) ਤੋਂ ਲਹੂ _ਵਗਾ _ਦਿੱਤਾ। ਰਾਜਾ (ਇਸ ਕਰ 
ਕੇ) ਮਨ ਵਿਚ ਬਹੁਤ _ਲਜਿਤ ਹੋਇਆ।੧੯। 
ਦੰਹਾਰਾ 

ਗੁਦਾ-ਭੋਗ ਕਰ _ਕੇ ਰਾਜਾ ਮਨ ਵਿਚ _ਬਹੁਤ ਲਜਾਇਆ। ਉਸ ਦਿਨ ਤੋਂ ਕਿਸੇ ਵੀ 
ਇਸਤਰੀ ਨੂੰ (ਰਾਜੇ ਨੇ ਆਪਣੇ) ਨੇੜੇ _ਨ__ਬੁਲਾਇਆ।੨0। 

/ਏਥੋ ਸੰ ਗੰਰੇਤੁੰਪ/ੰਮਿਆਨ ਦੇ ਤਆ ਰੇਤ ਦੇ ਮੰਤ ਡੂਪ ਸੰਵਾਦ ਦੇ ੧੩#ਵੇ' ਰੇਤ ਦੀ _ਸਮਪਤ£ 

ਅਭ _ਲਭ _ਹੈ/ _$ਤ5/ ੨੬੭੨/ ਜਲਦਾ/ 
ਦੰਹਰਾ 

ਫਿਰੰਗ ਸ਼ਾਹ ਦੀ ਇਕ ਪੁੱਤਰੀ ਦਾ ਬਹੁਤ ਸੁੰਦਰ ਰੂਪ _ਸੀ। ਤਿੰਨਾਂ ਲੋਕਾਂ ਵਿਚ ਉਸ 
ਸਮਾਨ _ਕੋਈ ਸੁੰਦਰ ਇਸਤਰੀ ਨਹੀਂ _ਸੀ।੧। 
ਜੱਪਣਾ 

ਅਬਦੁਲ ਨਾਂ ਦਾ ਇਕ _ਵੱਡਾ _ਮੁਲਾਣਾ _ਸੀ। _(ਉਹ) _ਜਹਾਨਾਬਾਦ ਸ਼ਹਿਰ ਵਿਚ ਬਹੁਤ 
ਪ੍ਰਸਿੱਧ ਸੀ। ਜਦ ਉਹ ਬੈਠ ਕੇ _“ਹਾਜਰਾਤਿ” (ਜਿੰਨ ਭੂਤ) _ਮੰਗਵਾਉਣ (ਦੀ ਕ੍ਰਿਆ) ਕਰਦਾ 
ਸੀ ਤਾਂ ਦੇਓ, ਭੂਤ ਅਤੇ ਜਿੰਨਾਂ ਨੂੰ ਬੁਲਾ ਲੈਂਦਾ ਸੀ।੨। 
ਦੰਹਾਰਾ 

(ਉਹ) _ਦੇਓਆਂ, ਭੂਤਾਂ ਅਤੇ ਜਿੰਨਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ। ਜੋ ਵੀ ਗੱਲ 
(ਭਾਵ] ਵਸਤੂ) ਉਸ ਦੇ ਚਿਤ ਵਿਚ _ਚੰਗੀ _ਲਗਦੀ, ਉਨ੍ਹਾਂ ਰਾਹੀਂ ਮੰਗਵਾ ਲੈਂਦਾ।੩। 
ਜੱਪਣਾ 

ਉਸ ਕੋਲ ਬਹੁਤ _ਸਾਰੀਆਂ ਪਰੀਆਂ ਚਲ ਕੇ ਆਉਂਦੀਆਂ ਸਨ। ਕੋਈ ਉਠ ਕੇ ਨਚਦੀ 
ਸੀ ਅਤੇ ਕੋਈ ਗਾਉਂਦੀ _ਸੀ। ਭਾਂਤ ਭਾਂਤ ਦੇ ਹਾਵ-ਭਾਵ _ਦਿਖਾਉਂਦੀਆਂ _ਸਨ। _ਸਾਰੇ ਦੇਖਣ 
ਵਾਲੇ _ਬਲਿਹਾਰੇ ਜਾਂਦੇ _ਸਨ।੪। 


੫੪੨ 


ਸੀ _ਦਸਮ-ਗੁੁੰਥ ਸਾਹਿਬ 


ਲਾਲ ਪਰੀ ਇਕ ਬਚਨ ਉਚਾਰੋ। ਸਾਹ ਪਰੀ ਸੁਨੁ ਬੈਨ ਹਮਾਰੋ। 
ਸੁੰਦਰਿ ਕਲਾ ਕੁਅਰਿ ਇਕ ਭਾਰੀ। ਜਨੁਕ ਰੂਪ ਕੀ ਰਾਸਿ ਸਵਾਰੀ। ੫। 
ਦੰਹਾਰਾ 
ਤਾਹੀ ਤੇ ਬਿਧਿ ਰੂਪ ਲੈ ਕੀਨੇ ਰੂਪ ਅਨੇਕ। 
ਰੀਝਿ ਰਹੀ ਮੈ ਨਿਰਖਿ ਛਬਿ ਮਨ ਕ੍ਰਮ ਸਹਿਤ ਬਿਬੇਕ। ੬। 


ਚੱਪਲਾਂ 


ਤਾ ਕੀ ਪ੍ਰਭਾ ਜਾਤ ਨਹਿ _ਕਹੀ। _ਜਾਨੁਕ ਫੂਲਿ _ਮਾਲਿਤੀ ਰਹੀ। 
ਕਵਨ ਸੁ ਕਬਿ ਤਿਹ ਪ੍ਰਭਾ ਉਚਾਰੈ। ਕੋਟਿ ਸੂਰ ਜਨੁ ਚੜੇ _ਸਵਾਰੇ। ੭। 


ਮੁਲਾ ਬਾਤ ਸੂਵਨ ਯਹ ਸੁਨੀ। ਬਿਰਹ _ਬਿਕਲ ਹ੍ਹੈ ਮੂੰਡੀ ਧੁਨੀ। 
ਏਕ ਦੇਵ ਭੇਜਾ ਤਹ ਜਾਈ। ਤਾ ਕੀ ਖਾਟ ਉਠਾਇ ਮੌਗਾਈ। ੮। 


ਵਾ ਸੁੰਦਰਿ ਕੋ ਕਛੁ ਨ _ਬਸਾਯੋ। ਮੁਲਾ ਕੇ ਸੰਗ ਭੋਗ ਕਮਾਯੋ। 
ਬੀਤੀ ਰੈਨਿ ਭੋਰ ਜਬ _ਭਯੋ। ਤਿਹ ਪਹੁਚਾਇ ਤਹੀ ਤਿਨ ਦਯੋਂ। ੯। 


ਐਸੀ ਬਿਧਿ ਤਿਹ ਰੋਜ _ਬੁਲਾਵੈ। ਹੋਤ ਉਦੋਤ ਫਿਰੰਗ ਪਠਾਵੈ। 
ਮਨ _ਮਾਨਤ ਕੇ _ਕੇਲਨ _ਕਰੈ। _ਭਾਤਿ ਭਾਤਿ ਕੇ ਭੋਗਨ ਭਰੈ। ੧0। 


ਦੰਹਰਾ 
ਦੇਵ ਦੇਖਿ ਕਾਜੀ ਨਿਰਖਿ ਸੁੰਦਰਿ ਅਧਿਕ _ਡਰਾਇ। 
ਨਾਕ ਚੜਾਏ ਰਤਿ ਕਰੈ ਤਾ ਪੈ ਕਛੂ ਨ ਬਸਾਇ। ੧੧। 


ਚੱਪਲਾਂ 


ਤਬ ਤਿਨ ਏਕ ਉਪਾਇ ਬਿਚਾਰਿਯੋ। ਕਰ ਮੈ ਏਕ ਪਤ੍ਹ ਲਿਖਿ ਡਾਰਿਯੋ। 
ਕਾਜੀ ਸਾਥ ਬਾਤ ਯੋ ਕਹੀ। ਮੇਰੇ ਹੌਸ ਚਿਤ ਇਕ _ਰਹੀ। ੧੨। 


ਦੰਹਰਾ 
ਅਬ ਲੌ ਸਦਨ _ਦਿਲੀਸ ਕੇ ਦ੍ਰਿਗਨ ਬਿਲੋਕੇ _ਨਾਹਿ। 
ਯਹੈ ਹੌਸ ਮਨ ਮੈ ਚੁਭੀ ਸੁਨੁ _ਕਾਜਿਨ ਕੇ ਨਾਹਿ। ੧੩। 
ਦੇਵ ਸਾਥ ਕਾਜੀ _ਕਹਿਯੋ ਯਾ ਕੋ ਭਵਨ _ਦਿਖਾਇ। 
ਬਹੁਰੋ _ਖਾਟ _ਉਠਾਇ ਕੈ ਦੀਜਹੁ ਹਯਾ _ਪਹੁਚਾਇ। _੧੪। 


ਚੱਪਲਾਂ 


ਤਾ ਕੌ ਦੇਵ ਤਹਾ ਲੈ ਗਯੋ। ਸਭ ਹੀ ਧਾਮ ਦਿਖਾਵਤ ਭਯੋ। 


ਸਾਹ ਸਾਹ ਕੋ ਪੂਤ ਦਿਖਾਰਿਯੋ। ਹਰ ਅਰਿ ਸਰ ਤਾ ਤ੍ਰਿਯ ਕੌ _ਮਾਰਿਯੋ। ੧੫। 


ਚਰਿਤ੍ਰ ਪਾਖਿਆਨ ੫੪੩ 


ਲਾਲ ਪਰੀ ਨੇ ਸ਼ਾਹ ਪਰੀ ਨੂੰ ਕਿਹਾ ਕਿ 
ਕੁਅਰਿ ਨਾਂ ਦੀ ਬਹੁਤ ਸੁੰਦਰ ਇਸਤਰੀ ਹੈ, ਮਾਨੋ 


ਦੰਹਰਾ 
ਉਸੇ ਤੋਂ ਵਿਧਾਤਾ ਨੇ ਰੂਪ ਲੈ ਕੇ ਅਨੇਕ ਰੂਪ ਤਿਆਰ ਕੀਤੇ ਹਨ। ਉਸ ਦੀ ਛਬੀ ਨੂੰ 
ਵੇਖ ਕੇ ਮੈਂ ਮਨ, ਕਰਮ ਅਤੇ ਵਿਵੇਕ ਕਰ ਕੇ ਰੀਝ ਗਈ ਹਾਂ।੬। 


ਚੱਪਲਾਂ 


ਮੇਰੀ ਇਕ ਗੱਲ _ਸੁਣ। ਇਕ ਕਲਾ 
ਦੀ ਖਾਣ ਬਣਾਈ ਗਈ ਹੋਵੇ।੫। 


ਸੀ 


ਉਸ _ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। ਮਾਨੋ _ਮਾਲਤੀ ਦਾ ਫੁਲ 
ਹੋਵੇ। ਕਿਹੜਾ ਕਵੀ ਉਸ ਦੀ ਪੁਭਾ ਦਾ ਬਖਾਨ _ਕਰ ਸਕਦਾ ਹੈ। (ਇੰਜ ਪੁਤੀਤ ਹੁੰਦਾ ਹੈ) 
ਮਾਨੋ ਕਰੋੜਾਂ ਸੂਰਜ _ਸੰਵਰ ਕੇ ਚੜ੍ਹ _ਪਏ _ਹੋਣ।੭। 

ਮੁੱਲਾ ਨੇ ਜਦ ਕੰਨਾਂ ਨਾਲ ਸਭ ਕੁਝ ਸੁਣਿਆ ਤਾਂ ਬਿਰਹੋਂ ਨਾਲ ਵਿਆਕੁਲ ਹੋਕੇ ਸਿਰ 
ਹਿਲਾਉਣ _ਲਗਾ। (ਉਸ ਨੇ) ਇਕ ਦੇਓ ਉਥੇ ਭੇਜਿਆ ਅਤੇ ਉਸ ਦੀ ਮੰਜੀ ਚੁਕਵਾ ਕੇ 
ਮੰਗਵਾ ਲਈ।੮। 

ਉਸ ਸੁੰਦਰੀ ਦਾ ਕੋਈ ਵਸ ਨ ਚਲਿਆ ਅਤੇ ਮੁੱਲਾ ਨਾਲ (ਉਸ ਨੇ) ਭੋਗ ਕੀਤਾ। 
ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ ਤਾਂ ਉਸ ਨੂੰ ਉਥੇ ਹੀ ਪਹੁੰਚਾ ਦਿੱਤਾ ਗਿਆ।੯। 

ਇਸ ਤਰ੍ਹਾਂ _ਨਾਲ _(ਮੁੱਲਾ) ਉਸ ਨੂੰ ਰੋਜ਼ _ਸ਼ੁਲਾਉਂਦਾ। ਅਤੇ _ਸਵੇਰ ਹੋਣ ਤੇ _ਫਿਰੰਗ 
(ਸ਼ਾਹ) ਕੋਲ ਭੇਜ ਦਿੰਦਾ। ਮਨ ਭਾਉਂਦੀ ਕਾਮ-ਕ੍ਰੀੜਾ ਕਰਦਾ ਅਤੇ ਭਾਂਤ ਭਾਂਤ ਦੇ ਭੋਗ ਨਾਲ 
(ਮਨ) _ਭਰਦਾ।੧0। 
ਦੰਹਰਾ 

ਦੇਓ ਅਤੇ ਕਾਜ਼ੀ ਨੂੰ ਵੇਖ ਕੇ ਉਹ ਸੁੰਦਰੀ ਬਹੁਤ ਡਰਦੀ ਸੀ। _ਉਹ ਨਕ ਚੜ੍ਹਾ ਕੇ 


ਰਤੀ-ਕ੍ਰੀੜਾ ਕਰਦੀ ਸੀ, (ਕਿਉਂਕਿ) ਉਸ ਦਾ ਕੁਝ ਵਸ ਨਹੀਂ ਚਲਦਾ _ਸੀ।੧੧। 
ਚੱਪਾਣ 

ਤਦ ਉਸ ਨੇ ਇਕ ਉਪਾ ਵਿਚਾਰਿਆ ਅਤੇ ਹੌਥ ਨਾਲ ਇਕ _ਪੌਤਰ ਲਿਖਿਆ। ਕਾਜ਼ੀ 
ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਮੇਰੇ ਮਨ ਵਿਚ ਇਕ ਇੱਛਾ _('ਹੌਸ”) ਰਹੀ _ਹੈ।੧੨। 


ਦੰਹਰਾ 


ਹੇ ਕਾਜ਼ੀਆਂ ਦੇ ਸ਼ਿਰੋਮਣੀ! ਸੁਣੋ, ਮੈਂ ਅਜ ਤਕ ਦਿੱਲੀ ਦੇ ਬਾਦਸ਼ਾਹ ਦਾ ਮਹੱਲ ਨਹੀਂ 
ਵੇਖਿਆ। ਇਹੀ ਇੱਛਾ ਮੇਰੇ ਮਨ ਵਿਚ ਚੁਭੀ ਪਈ ਹੈ।੧੩। ਕਾਜ਼ੀ ਨੇ ਦੇਓ ਨੂੰ ਕਿਹਾ! ਇਸ 
ਨੂੰ ਬਾਦਸ਼ਾਹ ਦਾ ਮਹੌਲ ਵਿਖਾ ਦਿਓ ਅਤੇ ਫਿਰ ਮੌਜੀ ਨੂੰ ਚੁਕ ਕੇ ਇਥੇ ਪਹੁੰਚਾ ਦਿਓ।੧੪। 
ਚੱਪਾਣਾ 

ਉਸ (ਪਰੀ) ਨੂੰ ਦੇਓ ਉਥੇ ਲੈ ਗਿਆ। ਸਾਰਾ ਮਹੱਲ ਵਿਖਾ ਦਿੱਤਾ। ਬਾਦਸ਼ਾਹ ਅਤੇ 
ਬਾਦਸ਼ਾਹ ਦਾ ਪੁੰਤਰ ਵਿਖਾਇਆ। (ਜਿਸ ਨੂੰ ਵੇਖ ਕੇ) ਕਾਮ ਦੇਵ ('ਹਰ-ਅਰਿ”) ਨੇ ਉਸ 
ਇਸਤਰੀ ਨੂੰ ਤੀਰ _ਮਾਰਿਆ।੧੫। 


੫੪੪ ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 


ਫਿਰੰਗ ਰਾਵ ਕੀ ਮੈ ਸੁਤਾ ਲ੍ਯਾਵਤ ਦੇਵ ਉਠਾਇ। 
ਮੋ ਸੋ ਕਾਜੀ ਮਾਨਿ ਰਤਿ ਦੇਹ ਤਹਾ ਪਹੁਚਾਇ। ੧੭। 
ਮੈ ਤੁਮ ਪਰ ਅਟਕਤਿ ਭਈ ਤਾ ਤੇ ਲਿਖਿਯੋ _ਬਨਾਇ। 


ਨਿਜੁ ਨਾਰੀ ਮੁਹਿ _ਕੀਜੀਯੈ ਦੇਵ _ਕਾਜਿਯਹਿ _ਘਾਇ। _੧੮। 
ਚੱਪਾਣ 
ਤਬ ਤਿਨ ਜੰਤਰ ਮੰਤ੍ਰ ਬਹੁ ਕਰੇ। ਜਾ ਤੇ ਦੇਵ ਰਾਜ ਜੂ ਜਰੇ। 
ਬਹੁਰਿ _ਕਾਜਿਯਹਿ _ਪਕਰਿ _ਮੰਗਾਯੋ। _ਮੁਸਕ _ਬਾਧਿ _ਦਰਿਯਾਏ ਡੁਬਾਯੋ। 


ਬਹੁਰੋ ਤੌਨ ਤ੍ਰਿਯਾ ਕੌ _ਬਰਿਯੋ। _ਭਾਤਿ ਭਾਤਿ ਕੇ ਭੋਗਨ ਕਰਿਯੋ। 
ਦੇਵਰਾਜ ਮੌਤ੍ਰਨ ਸੋ _ਜਾਰਿਯੋ। _ਤਾ ਪਾਛੇ ਕਾਜੀ ਕੌ _ਮਾਰਿਯੋ। _੨0। 


ਜੋ ਚਤੁਰਾ ਚਿਤ _ਚਰਿਤ ਬਨਾਯੋ। ਮਨ ਮੋ _ਚਹਿਯੋ ਵਹੈ ਪਤਿ ਪਾਯੋ। 
ਦੇਵ ਰਾਜ ਕੌ ਆਦਿ ਜਰਾਇਸ। ਤਾ ਪਾਛੈ ਕਾਜੀ ਕਹ _ਘਾਇਸ। _੨੧। 


ਦੰਹਰਾ 
ਨ੍ਹਿਪ ਸੁਤ ਕੋ ਭਰਤਾ ਕਿਯੋ ਚਤੁਰਾ ਚਰਿਤ ਸੁ ਧਾਰਿ। 
ਮਨ _ਮਾਨਤ ਕੋ _ਬਰੁ _ਬਰਿਯੋ ਦੇਵ ਕਾਜਿਯਹਿ ਮਾਰਿ। ੨੨। ੧। 


/ਏ/ਤ ਨੰ ਲਾਰੇਤ੍ਹ ੫ਖੂਹਲਨੇ /ਤੈਯਾ ਗਾਠੇਤੇ ਅੰਨੀ ਝੂਪ ਸੱਭਾਏ /ਕ' ਸੌਂ ਪੰਤੀਸ਼ਵੇਂ ਜਾਨਤ ਨਆਪਤਮਨ 


ਸਤ ਸਭਨ ਸਤ? _9੩੫/ <੬੯੪/ #ਫਲੀ/ 
ਦੰਹਰਾ 
ਧਰਮ ਛੇਤ੍ਹ ਕੁਰਛੇਤ੍ੂ ਕੋ ਰਥ ਬਚਿਤ੍ਰ ਨ੍ਰਿਪ _ਏਕ। 
ਬਾਜ ਰਾਜ ਸੰਪਤਿ ਸਹਿਤ ਜੀਤੇ ਜੁਧ ਅਨੇਕ। _੧। 
ਚੱਪਾਣ 
ਭੂਮਰ ਮਤੀ ਬਰ _ਨਾਰੀ। ਜਨੁਕ ਚੰਦੂ ਕੌ _ਚੀਰਿ ਨਿਕਾਰੀ। 
ਜੋਬਨ ਜੇਬ ਅਧਿਕ ਤਿਹ ਸੋਹੈ। ਸੁਰ ਨਰ _ਨਾਗਿ _ਭੁਜੰਗਨ ਮੋਹੈ। ੨। 
ਭਵਾਨੀ 


ਇਕ _ਸੈਨ੍ਯਾਸੀ। _ਜਾਨੁਕ _ਆਪੁ _ਗੜਿਯੋ __ਅਬਿਨਾਸੀ। 
ਰਾਨੀ _ਲਖਿਯੋ ਜਬੈ _ਅਭਿਮਾਨੀ। ਨਿਰਖਿ ਰੂਪ ਹੂੈ ਗਈ _ਦਿਵਾਨੀ। _੩। 


ਚਰਿਤ੍ਰ ਪਾਖਿਆਨ ੫੪੫ 
ਉਹ ਚਿਤ੍ਰ _ਦੇਓ ਨੂੰ ਵੇਖਦੀ ਰਹੀ ਅਤੇ _ਹੱਥ ਵਿਚੋਂ ਪਾਤੀ _(ਪਤ੍ਰਿਕਾ) ਸੁਟ ਦਿੱਤੀ। 
(ਉਹ) ਆਪ ਫਿਰ ਕਾਜ਼ੀ ਕੋਲ ਆ ਗਈ। ਉਧਰ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹਾਈ।੧੬। 


ਦੰਹਰਾ 


(ਉਸ ਵਿਚ ਲਿਖਿਆ ਸੀ) ਮੈਂ ਫਿਰੰਗ ਰਾਜੇ ਦੀ ਧੀ ਹਾਂ ਅਤੇ 
ਲਿਆਉਂਦਾ ਹੈ। ਮੇਰੇ _ਨਾਲ ਕਾਜ਼ੀ _ਕਾਮ-ਕ੍ਰੀੜਾ ਕਰਦਾ ਹੈ ਅਤੇ (ਫਿਰ 
ਦਿੰਦਾ ਹੈ।੧੭। ਮੈਂ ਤੈਨੂੰ (ਵੇਖਦਿਆਂ ਹੀ) ਮੋਹਿਤ ਹੋ ਗਈ ਹਾਂ, ਇਸ 
ਲਿਖਿਆ ਹੈ। ਮੈਨੂੰ ਆਪਣੀ _ਪਤਨੀ ਬਣਾ ਲਵੋ ਅਤੇ _ਦੇਓ ਤੇ ਕਾਜ਼ੀ ਨੂੰ 


ਕੰ £ਂ 
ਿ। 


ਜੱਪਣਾ 

ਤਦ ਉਸ (ਬਾਦਸ਼ਾਹ ਦੇ ਪੁੱਤਰ ਨੇ) ਬਹੁਤ ਜੰਤੂ ਮੰਤ੍ਰ _ਕੀਤੇ। ਜਿਸ ਕਰ ਕੇ ਦੇਓ ਸੜ 
ਗਿਆ। ਫਿਰ ਕਾਜ਼ੀ ਨੂੰ ਪਕੜ ਕੇ ਮੰਗਵਾਇਆ। ਮੁਸ਼ਕਾਂ ਬੰਨ੍ਹ ਕੇ ਦਰਿਆ ਵਿਚ 
ਡ੍ਬਵਾਇਆ।੧੯। 

ਫਿਰ ਉਸ ਇਸਤਰੀ ਨਾਲ ਵਿਆਹ ਕਰ _ਲਿਆ ਅਤੇ (ਉਸ ਨਾਲ) ਭਾਂਤ ਭਾਂਤ 
ਭੋਗ _ਵਿਲਾਸ _ਕੀਤੇ। _(ਪਹਿਲਾਂ) ਦੇਓ ਨੂੰ ਮੰਤ੍ਰਾਂ ਨਾਲ _ਸਾੜਿਆ। _ਉਸ ਪਿਛੋਂ ਕਾਜ਼ੀ 
ਮਾਰਿਆ।੨0। 

ਉਸ _ਚਾਲਾਕ ਇਸਤਰੀ ਨੇ ਮਨ ਵਿਚ ਜੋ ਚਰਿਤੁ ਬਣਾਇਆ, (ਉਸ ਕਰ ਕੇ) 
ਚਾਹਿਆ ਪਤੀ ਪ੍ਰਾਪਤ _ਕੀਤਾ। ਪਹਿਲਾਂ ਦੇਓ ਨੂੰ ਸੜਵਾਇਆ। _ਉਸ ਪਿਛੋ ਕਾਜ਼ੀ 
ਮਰਵਾਇਆ।੨੧। 


02੧੨ 0੭ 


9੦ ਤੋ 


ਦੰਹਰਾ 
ਇਹ ਚਰਿਤ੍ਰ _ਕਰ ਕੇ ਚਤੁਰ ਇਸਤਰੀ ਨੇ ਬਾਦਸ਼ਾਹ ਦੇ ਪੁੱਤਰ ਨੂੰ ਪਤੀ ਬਣਾਇਆ 
ਅਤੇ _ਮਨਚਾਹੇ ਵਰ_ ਨੂੰ ਪ੍ਰਾਪਤ ਕਰ _ਕੇ _ਦੇਓ ਅਤੇ ਕਾਜ਼ੀ ਨੂੰ ਮਰਵਾ _ਦਿੱਤਾ।੨੨। 


/ਏਥੋ ਨਾ ਲਾਂਨਤੁੰਪ/ਮਆਨ ਦੇ ਤੰਆ ਲਾਰੜ੍ਹ ਦੇ ਅੰਨੀ ਝੂਪ ਸੰਵਾਦ ਦੇ 5੩੫ਵ' ਲਾਰਤ੍ਹ ਦੀ ਸ਼ਆਪਤੀ 
ਭਾ ਲਭ _ਹੰ/ _$ਤ੫/ ੨੬੯#/ ਜ਼ਲਦਾ/ 


ਦੰਹਰਾ 


ਧਰਮ-ਖੇਤਰ ਕਰੁਕਸ਼ੇਤੁ ਵਿਚ ਬਚਿਤੁ ਰਥ ਨਾਂ ਦਾ ਇਕ ਰਾਜਾ ਸੀ। ਉਸ ਨੇ ਘੋੜਿਆਂ, 
ਰਾਜਿਆਂ ਅਤੇ ਸੰਪਤੀ ਸਮੇਤ ਅਨੇਕ ਯੁੱਧ _ਜਿਤੇ _ਸਨ।੧। 
ਜੱਪਣਾ 

ਉਸ ਦੀ ਭੂਮਰ ਮਤੀ ਨਾਮ ਦੀ ਇਕ ਸੁੰਦਰ ਇਸਤਰੀ ਸੀ, ਮਾਨੋ _ਚੰਦੂਮਾ ਨੂੰ ਚੀਰ ਕੇ 
ਕਢੀ ਹੋਵੇ। ਉਸ ਦਾ ਜੋਬਨ ਅਤੇ _ਛਬੀ ਬਹੁਤ ਸ਼ੋਭਦੀ ਸੀ (ਜਿਸ ਕਰ ਕੇ) ਦੇਵਤੇ, ਮਨੁੱਖ 
ਅਤੇ _ਨਾਗ ਤੇ ਭੁਜੰਗ ਮੋਹੇ ਪਏ _ਸਨ।੨। 

ਭਦੂ ਭਵਾਨੀ ਨਾਂ ਦਾ ਇਕ _ਸੈਨਿਆਸੀ ਸੀ। (ਇੰਜ ਪੁਤੀਤ ਹੁੰਦਾ ਸੀ ਕਿ) ਅਬਿਨਾਸ਼ੀ 
ਨੇ (ਉਸ ਨੂੰ) ਆਪ ਬਣਾਇਆ ਹੋਵੇ। ਰਾਣੀ ਨੇ ਜਦ ਉਸ ਅਭਿਮਾਨੀ ਨੂੰ ਵੇਖਿਆ ਤਾਂ ਉਸ 
ਦਾ ਰੂਪ ਵੇਖ ਕੇ ਦੀਵਾਨੀ ਹੋ ਗਈ।੩। 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਭਦੂ ਭਵਾਨੀ ਕੇ _ਭਵਨ ਦੀਨੀ ਸਖੀ _ਪਠਾਇ। 
ਭਵਨ _ਬੁਲਾਯੋ _ਭਦੂ _ਕਰ _ਭੂਮਰ _ਕਲਾ ਸੁਖ ਪਾਇ। ੪। 


ਧੂਰਿ ਸੀਸ ਮੈ ਡਾਰਿ ਅਧਿਕ ਜੋਗੀਸ ਕਹਾਏ। 
ਜਬ ਤੇ ਬਨ ਕੌ ਗਏ ਬਹੁਰਿ ਪੁਰ ਮਾਝ ਨ ਆਏ। ੮। 


ਪ੍ਰਥਮ ਅਤ _ਰਿਖਿ ਭਏ ਬਰੀ _ਅਨਸੂਆ ਜਿਨਹੂੰ। 
ਬਹੁਰਿ ਰਾਮ ਜੂ ਭਏ ਕਰੀ ਸੀਤਾ ਤ੍ਰਿਯ ਤਿਨਹੂੰ। 
ਕ੍ਰਿਸਨ _ਬਿਸਨ ਅਵਤਾਰ ਕਰੀ _ਸੋਲਹ ਸੈ ਨਾਰੀ। 
ਤ੍ਰਿਯਾ ਪੁਰਖ ਕੀ ਰੀਤਿ ਜਗਤ _ਜਗਤੇਸ _ਬਿਥਾਰੀ। ੯। 


ਸੁਨਤ _ਚਤੁਰਿ ਕੋ ਬਚਨ ਚਤੁਰ _ਰੀਝਿਯੋ _ਸੰਨ੍ਯਾਸੀ। 

ਹਾਵ ਭਾਵ ਕਰਿ ਬਹੁਤ _ਬਿਹਸਿ ਇਕ _ਗਾਥ_ਪੁਕਾਸੀ। 

ਸੁਨੁ ਸੁੰਦਰਿ ਤਵ ਰੂਪ ਅਧਿਕ ਬਿਧਿ ਆਪੁ ਬਨਾਯੋ। 

ਹੋ ਤਾ ਤੇ ਹਮਰੋ ਚਿਤ ਤੁਮੈ ਲਖਿ ਅਧਿਕ ਲੁਭਾਯੋ। _੧0। 
ਦੰਹਾਰਾ 

ਭੂਮਰ ਕਲਾ ਏ ਬਚਨ ਕਹਿ ਤਾ ਕੇ ਸਤਹਿ ਟਰਾਇ। 

ਬਹੁਰਿ ਭੋਗਿ ਤਾ ਸੋ ਕਰਿਯੋ ਅਧਿਕ ਹਿਿਦੈ ਸੁਖ ਪਾਇ। ੧੧। 


ਭਾਤਿ ਭਾਤਿ ਚੁੰਬਨ ਕਰੇ ਆਸਨ ਕਰੇ _ਅਨੇਕ। 
ਰਤਿ ਮਾਨੀ ਰੁਚਿ ਮਾਨਿ ਕੈ ਸੋਕਿ ਨ ਰਹਿਯੋ ਏਕ। _੧੨। 
ਰਥ ਬਚਿਤ੍ਰ ਰਾਜਾ ਤਹਾ ਤੁਰਤ ਪਹ?ਚ੍ਯੋ ਆਇ। 
ਭੇਦ ਸੁਨਤ ਰਾਨੀ ਡਰੀ ਚਿਤ ਮੈ ਅਧਿਕ _ਲਜਾਇ। ੧੩। 


ਚਰਿਤ੍ਰ ਪਾਖਿਆਨ ੫੪੭ 


ਦੰਹਰਾ 
ਭਦੂ ਭਵਾਨੀ ਦੇ ਘਰ (ਭੂਮਰ ਮਤੀ ਨੇ) ਆਪਣੀ ਸਖੀ ਨੂੰ ਭੇਜਿਆ ਅਤੇ ਭਦੂ ਨੂੰ ਘਰ 
ਬੁਲਾ ਕੇ ਭੁਮਰ ਮਤੀ (ਭੂਮਰ ਕਲਾ) ਨੇ ਬਹੁਤ ਸੁਖ ਪ੍ਰਾਪਤ _ਕੀਤਾ।੪। 


੭%/ੜਲ 


ਭਦੂ ਭਵਾਨੀ ਬਚਨ ਸੁਣ ਕੇ ਉਥੇ ਆ ਗਿਆ। ਭੂਮਰ ਕਲਾ ਦਾ ਰੂਪ ਵੇਖ ਕੇ ਬਹੁਤ 
ਪ੍ਰਸੰਨ ਹੋਇਆ। (ਇਸਤਰੀ ਨੇ _ਕਿਹਾ--) ਹੇ ਨਾਥ! (ਮੈਂ) ਸਦਾ ਤੇਰਾ ਸੁਖ ਮੰਗਦੀ ਹਾਂ ਕਿ 
ਤੁਸੀਂ ਚੰਗੀ ਤਰ੍ਹਾਂ _ਰਹੋਂ। ਤੁਹਾਡੇ ਸ਼ਰੀਰ ਨੂੰ ਵੇਖ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ _ਹਨ।੫। 


ਦੰਹਰਾ 


ਨੂੰ ਵੇਖ ਕੇ ਭੁਮਰ ਕਲਾ ਦੇ ਬੇਸ਼ੁਮਾਰ ਦੁਖ ਦੂਰ ਹੋ _ਗਏ। ਪਰਮਾਤਮਾ ਨੇ (ਉਸ 

ਸੁਖੀ ਕਰ _ਦਿੱਤਾ।੬। ਨੀਲੇ ਰੰਗ _ਦਾ ਪਰਦਾ 
ਨੈਣ ਚੁਕਦੇ ਨਹੀਂ ਹਨ। (ਪ੍ਰੇਮ ਵਿਚ) ਮੋਹਿਤ ਹੋ 
ਨੈਣ ਬਹੁਤ ਬਿਰਹੋਂ _(ਉਪਜਾਣ ਵਾਲੇ) _ਹਨ।੭। 


ਅਤੇ 
ਉਸ ਦੀ ਓਟ ਵਿਚ ਅਚੂਕ 
ਖੜੋਤੇ ਰਹਿੰਦੇ ਹਨ। ਇਹ 


ਸਿਰ 
ਮੁਨਵਾਇਆ। ਫਿਰ ਬਿਰਹੋਂ ਨੂੰ _ਵਰਿਆ ਤਾਂ ਸਿਰ ਉਤੇ _ਜਟਾਵਾਂ ਰਖ _ਲਈਆਂ। _ਸਿਰ ਵਿਚ 
ਜਦ ਤੋਂ ਨ ਵਿਚ 

ਨਹੀਂ ਵੜਿਆ।੮। 


ਪਹਿਲਾਂ ਅਤ੍ਰਿ ਰਿਸ਼ੀ ਹੋਇਆ ਜਿਸ ਨੇ _ਅਨਸੂਆ ਨਾਲ ਵਿਆਹ _ਕੀਤਾ। ਫਿਰ ਰਾਮਚੰਦੂ 
ਜੀ ਹੋਏ ਅਤੇ ਉਨ੍ਹਾਂ _ਨੇ ਸੀਤਾ ਨੂੰ ਇਸਤਰੀ _ਬਣਾਇਆ। _ਵਿਸ਼ਣੂ _ਦੇ ਅਵਤਾਰ ਕ੍ਰਿਸ਼ਨ ਨੇ 
੧੬ ਸੋ ਨਾਰੀਆਂ ਨਾਲ ਵਿਆਹ _ਕੀਤਾ। ਇਸ ਲਈ ਇਸਤਰੀ ਪੁਰਸ਼ ਦੀ ਰੀਤ ਜਗਤ ਵਿਚ 
ਪਰਮਾਤਮਾ ਨੇ ਫੈਲਾਈ ਹੋਈ ਹੈ।੯। 


ਉਸ _ਚਾਲਾਕ ਇਸਤਰੀ ਦੀ ਗੱਲ ਸੁਣ ਕੇ (ਉਹ) ਚਤੁਰ ਸੰਨਿਆਸੀ ਪੁਸੰਨ ਹੋ 
ਗਿਆ। ਬਹੁਤ ਹਾਵ-ਭਾਵ ਕਰ ਕੇ ਅਤੇ ਹਸ ਕੇ ਇਕ ਗਾਥਾ ਪਰਗਟ ਕੀਤੀ! ਹੇ ਸੁੰਦਰੀ! 
ਤੇਰਾ ਅਤਿ ਅਧਿਕ ਸੁੰਦਰ ਰੂਪ ਵਿਧਾਤਾ ਨੇ ਆਪ ਬਣਾਇਆ ਹੈ। ਇਸ ਲਈ ਤੁਹਾਨੂੰ ਵੇਖ 
ਕੇ ਮੇਰਾ ਚਿਤ ਬਹੁਤ _ਲਲਚਾਇਆ _ਹੈ।੧0। 


ਕਲਾ ਨੇ ਇਹ ਬਚਨ ਕਹਿ ਕੇ ਉਸ ਦੇ ਸੱਤ ਨੂੰ ਭੰਗ ਕਰ ਦਿੱਤਾ। ਫਿਰ ਉਸ 
ਭੋਗ ਕੀਤਾ ਅਤੇ ਹਿਰਦੇ ਵਿਚ ਬਹੁਤ ਸੁਖ ਪ੍ਰਾਪਤ _ਕੀਤਾ।੧੧। ਭਾਂਤ ਭਾਂਤ ਦੇ ਚੁੰਬਨ 

ਅਨੇਕ ਪ੍ਰਕਾਰ ਦੇ ਆਸਨ _ਕੀਤੇ। ਪ੍ਰਸੰਨਤਾ ਪੂਰਵਕ _ਰਤੀ-ਕ੍ਰੀੜਾ ਕੀਤੀ ਅਤੇ 
ਦੁਖ ਨਹੀਂ ਰਹਿਣ ਦਿੱਤਾ।੧੨। ਬਚਿਤ੍ਰ ਰਥ ਰਾਜਾ ਉਥੇ ਤੁਰਤ ਆਣ ਪਹੁੰਚਿਆ। 

ਕੇ ਰਾਣੀ ਬਹੁਤ ਡਰੀ ਅਤੇ ਮਨ _ਵਿਚ ਬਹੁਤ _ਸ਼ਰਮਿੰਦੀ ਹੋਈ।੧੩। 


੫੪੮ 


ਸੀ _ਦਸਮ-ਗ੍ਰੰਥ ਸਾਹਿਬ 


ਚੱਲ? 
ਦੇਗ ਬਿਖੈ ਤਾ ਕੋ ਬੈਠਾਰਿਯੋ। ਸਭ _ਹੀ_ਮੂੰਦਿ ਰੌਜਨਹਿ ਡਾਰਿਯੋ। 
ਪੈਠਨ ਪਵਨ ਨ ਤਾ ਮੈ ਪਾਵੈ। ਬੂੰਦ ਬਾਰਿ ਤਿਹ ਬੀਚ ਨ ਜਾਵੈ। ੧੪। 
ਜਿਵਰਨ ਸੋ ਤਿਹ ਦ੍ਰਿੜ ਗਹਿ ਲਯੋ। ਬਹੁਰੋ ਰਾਖਿ ਨਦੀ ਮੈ ਦਯੋ। 
ਬਾਧਿ ਤੂੰਬਰੀ ਤਾ ਪਰ _ਲੀਨੀ। ਜਾ ਤੇ ਜਾਇ ਦੇਗ ਸੋ ਚੀਨੀ। ੧੫। 


ਤਬ ਲੌ ਰਾਵ ਤਹਾ ਗਯੋ _ਆਈ। _ਉਠਿ ਰਾਨੀ ਅਤਿ ਕਰੀ _ਬਡਾਈ। 


੮੮. 


ਜੋ ਤੁਮ ਭੂਪ ਅਚੂਕ _ਕਹਾਵੋ। _ਯਾ ਤੁਮਰੀ ਕਹ _ਬਿਸਿਖ ਲਗਾਵੋ। _੧੬। 


ਤਬ ਰਾਜਾ ਤਿਹ ਤੀਰ _ਲਗਾਯੋ। _ਭਦਰ ਭਵਾਨੀ ਅਤਿ ਡਰ _ਪਾਯੋ। 


੮ 


ਮੋ ਕਹ ਆਜੁ ਰਾਵ ਯਹ _ਲੈਹਿ ਹੈ। ਜਾਨੋ ਕਹਾ ਕੋਪ ਕਰਿ ਕਹਿਹੈ। ੧੭। 
ਦੰਹਾਰਾ 
ਤਬ ਰਾਜਾ _ਹਰਖਤ ਭਯੋ ਤੁਮਰੀ ਤੀਰ _ਲਗਾਇ। 
ਧੰਨ੍ਯ _ਧੰਨ੍ਯ _ਰਾਨੀ _ਕਹਿਯੋ ਮੁਖ ਤੇ ਮੋਦ ਬਢਾਇ। _੧੮। 
ਤਬ ਰਾਜਾ ਗ੍ਰਿਹ ਕੋ ਗਯੋ _ਸਕਿਯੋ ਭੇਦ ਨਹਿ __ਚੀਨ। 
ਇਹ ਛਲੈ ਸੋ ਫੈਲੀ ਛਲ੍ਯੋ ਰਾਨੀ ਅਧਿਕ ਪ੍ਰਬੀਨ। _੧੯। 
ਪ੍ਰਥਮ ਭੋਗ ਤਾ ਸੋ ਕਰਿਯੋ ਬਹੁਰਿ ਦੇਗ ਮੈ ਡਾਰਿ। 
ਪੁਨਿ ਬਚਿਤ੍ਰ ਰਥ ਕੋ ਛਰਿਯੋ ਐਸੋ ਚਰਿਤ ਸੁ ਧਾਰਿ। ੨0। 
ਚੱਪਣਾ 
ਪ੍ਰਥਮ _ਤੀਰ _ਤੁਮਰਹਿ _ਲਗਵਾਯੋ। _ਬਹੁਰਿ _ਭਵਾਨੀ _ਭਦੂ _ਡਰਾਇਯੋ। 
ਬਹੁਰਿ ਦੇਗ ਤੇ _ਕਾਢਿ ਮੰਗਾਯੋ। ਪੁਨਿ ਤ੍ਰਿਯ ਤਾ ਸੌ ਕੇਲ ਕਮਾਯੋ। _੨੧। 
ਦੰਹਾਰਾ 
ਇਹ ਛਲ ਸੌ ਛਲਿ ਰਾਵ ਕੋ ਤਾ ਸੋ ਕੇਲ ਕਮਾਇ। 
ਬਹੁਰਿ ਭਵਾਨੀ ਭਦੂ ਕੌ ਦੀਨੋ ਧਾਮ ਪਠਾਇ। ੨੨। ੧। 
ਛਾ ਸੰ ਗੰਰੇਤ ਪਖੁਯਾਨੇ /ਊਯਾ ਗੰਰੇੜ ਮੰਨੀ ਭੂਪ ਅੰਭਾਦੇ #ਕ ਐਂ ਛਤਨਵੈਂ ਜਾਰੇਤੂ_ ਸਮਘਤਨਾ 
ਸਤ ਸਮ ਸਤ) 5੩੬੭ 2੭%੬੭ #ਫਲੀ/ 
ਦੰਹਰਾ 
ਮਛਲੀ _ਬੰਦਰ ਕੋ ਰਹੇ _ਦੁਪਦ ਦੇਵ _ਬਡਭਾਗ। 
ਸੂਰਬੀਰ ਜਾ ਕੇ ਸਦਾ ਰਹੈ ਚਰਨ ਸੋ _ਲਾਗ। ੧। 


ਚੱਪਲਾਂ 


ਤਿਨਿਕ _ਜਗ੍ਯ _ਕੋ_ਬ੍ਯੋਤ _ਬਨਾਯੋ। _ਸਭ _ਬਿਪ੍ਰਨ ਕੌ 
ਖਾਨ ਪਾਨ ਤਿਨ ਕੋ ਬਹੁ ਦੀਨੋ। ਤਿਨ ਕੇ ਮੋਹਿ ਚਿਤ ਕੋ ਲੀਨੋ। ੨। 


ਚਰਿਤ੍ਰ ਪਾਖਿਆਨ ੫੪੯ 


ਦੇਗ _ਵਿਚ _ਬਿਠਾ ਦਿੱਤਾ ਅਤੇ _ਸਭ _ਛੇਕ _('ਰੌਜਨਹਿ”) ਬੰਦ ਕਰਵਾ ਦਿੱਤੇ। 

(ਤਾਂ ਜੋ) ਉਸ ਵਿਚ ਪੌਣ ਨ ਜਾ ਸਕੇ ਅਤੇ ਪਾਣੀ ਦੀ ਬੂੰਦ ਵੀ ਉਸ ਵਿਚ ਨ ਪੈ ਸਕੇ।੧੪। 

(ਫਿਰ) ਉਸ ਨੂੰ ਰੱਸੀਆਂ ('ਜਿਵਰਨ”) ਨਾਲ ਬੰਨ੍ਹ ਲਿਆ ਅਤੇ ਫਿਰ ਨਦੀ ਵਿਚ ਰਖ 
ਦਿੱਤਾ। ਉਸ ਉਤੇ ਇਕ ਤੂੰਬੀ ਬੰਨ੍ਹ ਦਿੱਤੀ, ਜਿਸ ਤੋਂ ਦੇਗ ਪਛਾਣੀ ਜਾ _ਸਕੇ।੧੫। 


ਤਦ ਤਕ ਰਾਜਾ ਉਥੇ ਆ ਗਿਆ। ਰਾਣੀ ਨੇ ਉਠ ਕੇ ਬਹੁਤ ਵਡਿਆਈ ਕੀਤੀ। ਹੇ 
ਰਾਜਨ! ਜੇ ਤੁਸੀਂ _ਅਚੂਕ _(ਨਿਸ਼ਾਣਾ ਨ ਖੁੰਝਾਣ ਵਾਲੇ) ਰਾਜਾ ਅਖਵਾਉਂਦੇ ਹੋ, (ਤਾਂ) ਇਸ 
ਤੂੰਬੀ ਨੂੰ ਬਾਣ _ਮਾਰੋ।੧੬। 


ਤਦ ਰਾਜੇ ਨੇ ਉਥੇ ਇਕ ਤੀਰ ਮਾਰਿਆ। ਭਦੂ ਭਵਾਨੀ ਬਹੁਤ ਡਰ ਗਿਆ। ਅਜ ਮੈਨੂੰ 
ਇਹ ਰਾਜਾ ਵੇਖ _ਲਏਗਾ। _ਪਤਾ ਨਹੀਂ _ਕ੍ਰੋਧਿਤ ਹੋ ਕੇ ਕੀ _ਕਹੇਗਾ।੧੭। 


ਦੰਹਰਾ 


ਤਦ ਰਾਜਾ ਤੂੰਬੀ ਨੂੰ ਤੀਰ ਮਾਰ ਕੇ ਬਹੁਤ ਖੁਸ਼ ਹੋਇਆ। ਰਾਣੀ ਨੇ ਮੁਖ ਤੇ ਪ੍ਰਸੰਨਤਾ 
ਵਧਾ ਕੇ ਰਾਜੇ ਨੂੰ “ਧੰਨ ਧੰਨ” ਕਿਹਾ।੧੮। ਤਦ ਰਾਜਾ ਮਹੱਲ ਨੂੰ ਚਲਾ ਗਿਆ ਅਤੇ ਭੇਦ ਨੂੰ 
ਨ ਪਾ ਸਕਿਆ। ਇਸ ਤਰ੍ਹਾਂ ਨਾਲ ਪ੍ਰਬੀਨ ਰਾਣੀ ਨੇ ਰਾਜੇ ਨੂੰ ਛਲ ਨਾਲ ਛਲ _ਲਿਆ।੧੯। 
ਪਹਿਲਾਂ ਉਸ ਨਾਲ ਭੋਗ ਕੀਤਾ ਅਤੇ ਫਿਰ ਦੇਗ ਵਿਚ ਪਾ _ਦਿੱਤਾ। ਫਿਰ ਬਚਿਤ੍ਰ _ਰਥ ਨੂੰ 
ਅਜਿਹਾ ਚਰਿਤ੍ਰ _ਬਣਾ ਕੇ ਛਲ _ਲਿਆ।੨0। 


ਚੱਪਲਾਂ 


ਪਹਿਲਾਂ ਤੂੰਬੀ ਨੂੰ ਤੀਰ ਮਰਵਾਇਆ। ਫਿਰ _ਭਦੂ ਭਵਾਨੀ ਨੂੰ _ਡਰਾਇਆ। ਮਗਰੋਂ (ਉਸ 
ਨੂੰ) ਦੇਗ ਵਿਚੋਂ ਕਢ ਕੇ ਮੰਗਵਾਇਆ। ਫਿਰ ਇਸਤਰੀ ਨੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ।੨੧। 


ਇਸ ਛਲ ਨਾਲ ਰਾਜੇ ਨੂੰ ਛਲ ਕੇ, _ਭਦੂ ਭਵਾਨੀ ਨਾਲ _ਰਤੀ-ਕ੍ਰੀੜਾ ਕੀਤੀ ਅਤੇ ਫਿਰ 
ਉਸ ਨੂੰ ਘਰ ਪਹੁੰਚਾ _ਦਿੱਤਾ।੨੨। 


/ਏਥੋਂ ਨੰ ਲਾਂਰਤੁੰਪ/ਮਆਨ ਦੇ ਤੁੰਆ ਗਾਠਤ ਦੇ ਮੰਡੀ ਭੂ ਸੰਵਾਦ ਦੇ 9੩੬ਵ' ਲਾਹਤ੍ਹ ਦੀ ਸ਼ਆਪਤੀ 
ਅਠ ਲਭ _ਹ/ 5੨੬7 -2>੭%੬/ ਚਲਦਾ/ 
ਦੰਹਰਾ 
ਮਛਲੀ ਬੰਦਰਗਾਹ ਵਿਚ ਦੁਪਦ ਦੇਵ ਨਾਂ ਦਾ ਵਡਭਾਗੀ (ਰਾਜਾਂ) ਰਹਿੰਦਾ ਸੀ। 
ਸੂਰਬੀਰ ਉਸ _ਦੇ ਸਦਾ ਚਰਨੀ _ਲਗੇ ਰਹਿੰਦੇ _ਸਨ।੧। 
ਚੱਪਾਣ 
ਉਸ ਨੇ ਇਕ ਯੱਗ ਕਰਨ ਦੀ ਵਿਉਂਤ ਬਣਾਈ। ਸਾਰੇ ਬ੍ਰਾਹਮਣਾਂ ਨੂੰ ਘਰ _ਬੁਲਾਇਆ। 


ਉਨ੍ਹਾਂ ਨੂੰ ਖਾਣ ਪੀਣ ਲਈ ਬਹੁਤ ਕੁਝ _ਦਿੱਤਾ। ਉਨ੍ਹਾਂ ਦੇ ਮਨ ਨੂੰ ਮੋਹ ਲਿਆ।੨। 


। [1 


ਪਪ0 


ਚੱਪਣਾ 
ਜੋਬਨ ਜਬੈ ਦ੍ਰੋਪਤੀ ਭਯੋ। _ਨਿਜ _ਜਿਯ ਸੈ ਅਸ ਠਾਟ ਠਟਯੋ। 
ਐਸੋ ਕਛੂ ਸੁਯੰਬਰ ਕਰੌ। ਜਾ ਤੇ ਸੂਰਬੀਰ ਪਤਿ ਬਰੌ। ੫। 
੭%#=ਾਲ਼ 
ਏਕ ਮਛ ਕੋ ਊਪਰ ਬਧ੍ਯੋ ਬਨਾਇ ਕੈ। 
ਹੋਲੀ ਗੀ, ਕੋ ਜਿਹ “ਚਿਲੀ 
ਛਾਹ ਹੇਰ ਜੋ ਇਹ ਚਖ ਦਛਿਨ ਮਾਰਿ ਹੈ। 
ਹੋ ਸੋ ਨਰ ਹਮਰੇ ਸਾਥ ਸੁ ਆਇ ਬਿਹਾਰਿ ਹੈ। ੬। 


ਦੇਸ ਦੇਸ ਕੇ ਏਸਨ ਲਯੋ ਬੁਲਾਇ ਕੈ। 


ਹੋਂ ਲਗੈ ਨ ਤਾ ਕੋ ਚੋਟ ਬਹੁਰਿ ਫਿਰਿ ਆਵਹੀ। ੭। 
ਭਜਨ ਛੰਦ 
ਕਰੈ ਡੀਮ ਡਾਮੈ ਬਡੇ ਸੂਰ ਧਾਵੈ। ਲਗੈ ਬਾਨ ਤਾ ਕੌ ਨ ਰਾਜਾ ਲਜਾਵੈ। 
ਚਲੈ ਨੀਚ _ਨਾਰੀਨ ਕੈ _ਭਾਤਿ ਐਸੀ। ਮਨੋ _ਸੀਲਵੰਤੀ ਸੁ ਨਾਰੀ ਨ _ਵੈਸੀ। ੮। 


ਰਹੈ ਨਿਹੁਰਾਇ। ੯। 

ਨ ਲਾਗੇ ਘਾਇ। 

ਪਰੈ ਜਰੇ ਤੇਲ ਮੈ ਜਾਇ। ੧0। 
ਭਾ 


ਪਰੇ ਤੇਲ ਮੈ ਭੂਜਿ ਕੈ ਭਾਤਿ ਐਸੀ। ਬਰੇ ਜ੍ ਯੋ _ਪਕਾਵੈ ਮਹਾ ਨਾਰਿ ਜੈਸੀ। 
ਕੋਊ ਬਾਨ ਤਾ ਕੋ ਨਹੀ ਬੀਰ ਮਾਰੈ। ਮਰੇ ਲਾਜ ਤੇ ਰਾਜ _ਧਾਮੈ _ਸਿਧਾਰੈ। ੧੧। 


ਦੰਹਰਾ 
ਅਧਿਕ _ਲਜਤ _ਭੂਪਤਿ ਭਏ ਤਾ ਕੌ ਬਾਨ ਚਲਾਇ। 
ਚੋਟ ਨ ਕਾਹੂੰ ਕੀ ਲਗੀ ਸੀਸ ਰਹੇ ਨਿਹੁਰਾਇ। ੧੨। 


ਪਰੀ ਨ ਪ੍ਯਾਰੀ ਹਾਥ ਮੈ _ਮਛਹਿ _ਲਗਿਯੋ ਨ ਬਾਨ। 
ਲਜਤਨ ਗ੍ਰਿਹ ਅਪਨੇ ਗਏ _ਬਨ ਕੋ _ਕਿਯੋ _ਪਯਾਨ। _੧੩। 


ਚਰਿਤ੍ਰ ਪਾਖਿਆਨ ੫੫੧ 
ਹਾਰਾ 


ਉਸ _(ਯੌਂਗ ਦੀ) ਅਗਨੀ ਵਿਚੋਂ ਇਕ ਸੁੰਦਰ ਕਨਿਆ _ਨਿਕਲੀ। ਬ੍ਰਾਹਮਣਾਂ ਨੇ ਵਿਚਾਰ 
ਪੂਰਵਕ ਉਸ ਦਾ ਨਾਂ ਦ੍ਰੋਪਤੀ ਰਖ ਦਿੱਤਾ।੩। ਉਸ ਤੋਂ ਬਾਦ ਵਿਧਾਤਾ ਨੇ ਦ੍ਰੋਣਾਚਾਰਯ ਨੂੰ 
ਮਾਰਨ _ਅਤੇ ਅਨੇਕ ਯੁੱਧ ਜਿਤਣ ਲਈ ਇਕ ਧਿਰਿਸ਼ਟਦੁਮਨ ਨਾਂ ਦਾ ਪੁੱਤਰ _ਦਿੱਤਾ।੪। 


ਜਦ ਦ੍ਰੋਪਤੀ ਜਵਾਨ ਹੋ _ਗਈ। ਉਸ ਨੇ ਆਪਣੇ ਮਨ ਵਿਚ ਇਹ ਵਿਉਂਤ ਸੋਚੀ। 
ਅਜਿਹਾ ਕੋਈ _ਸੁਅੰਬਰ ਕਰਾਂ ਜਿਸ _ਕਰ _ਕੇ ਸੂਰਬੀਰ ਪਤੀ ਪ੍ਰਾਪਤ _ਕਰਾਂ।੫। 


ਵਲ ਚੰਗੀ ਤਰ੍ਹਾਂ ` ਬੰਨ੍ਹ _ਦਿੱਤਾ। ਹੇਠਾਂ ਤੇਲ ਪਾ ਕੇ ਕੜਾਹ ਚੜ੍ਹਾ 
ਦਿੱਤਾ। (ਸ਼ਰਤ ਇਹ ਰਖੀ ਕਿ) ਜੋ ਉਸ ਦੀ ਪਰਛਾਈਂ' ਵੇਖ ਕੇ ਸੌਜੀ ਔਖ ਵਿਚ (ਤੀਰ) 
ਮਾਰੇਗਾ, ਉਹ ਪੁਰਸ਼ ਮੇਰੇ ਨਾਲ ਆ ਕੇ ਰਮਣ _ਕਰੇਗਾ।੬। 


ਦੇਸ ਦੇਸ ਦੇ ਰਾਜਿਆਂ ਨੂੰ (ਉਥੇ) ਬੁਲਾ ਲਿਆ (ਅਤੇ ਉਨ੍ਹਾਂ `ਨੂੰ ਕਿਹਾ ਕਿ) ਚੰਗੀ 
ਤਰ੍ਹਾਂ _ਧਨੁਸ਼ ਚੜ੍ਹਾ ਕੇ _ਮੌਛ ਦੀ ਅੱਖ ਵਿਚ ਤੀਰ ਮਾਰਿਆ ਜਾਏ। ਕਈ ਬਣ ਠਣ ਕੇ ਉਸ 
(ਮਂਛ) ਨੂੰ ਤੀਰ ਮਾਰਦੇ _ਸਨ। _ਉਹ ਮੇਛ ਨੂੰ ਨਹੀਂ ਲਗਦੇ ਸਨ ਅਤੇ ਫਿਰ (ਹੇਠਾਂ) ਆ 
ਡਿਗਦੇ ਸਨ।੭। 


ਸੂ ਬਣ _ਠਣ ਕੇ (ਆਕੜ ਕੇ) ਜਾਂਦੇ ਸਨ। ਪਰ ਬਾਣ ਨ ਲਗਣ 
ਕਾਰਨ ਰਾਜੇ _ਸ਼ਰਮਾਉਂਦੇ ਸਨ। _ਉਹ ਇਸਤਰੀਆਂ ਵਾਂਗ ਨੀਵੀਂ ਪਾਈ _ਇਸ ਤਰ੍ਹਾਂ _ਜਾਂਦੇ ਸਨ, 
ਮਾਨੋ ਉਸ ਤਰ੍ਹਾਂ _ਸ਼ੀਲਵਾਨ ਨਾਰੀ ਵੀ ਨ ਹੋਵੇ।੮। 


ਵਿੰਗੇ ਟੇਢੇ ਹੋਕੇ ਰਾਜੇ ਤੀਰ ਮਾਰਨ ਲਈ ਜਾਂਦੇ ਸਨ। ਮੌਂਛ ਨੂੰ 
ਉਹ ਸਿਰ ਝੁਕਾਏ ਰਹਿ ਜਾਂਦੇ ਸਨ।੯। (ਕਈ) ਕ੍ਰੋਧਿਤ ਹੋ ਕੇ ਤੀਰ ਚਲਾਂਦੇ ਸਨ, (ਪਰ 
ਤੀਰ) ਮੌਂਛ ਨੂੰ ਨਹੀਂ ਲਗਦੇ ਸਨ। (ਉਹ) ਖਿਸਕ ਕੇ ਕੜਾਹੇ ਵਿਚ ਜਾ_ਪੈਂਦੇ ਸਨ ਅਤੇ ਤੇਲ 
ਵਿਚ ਸੜ ਜਾਂਦੇ _ਸਨ।੧0। 
ਭਾਲੰਨਾ ਛੱਟ 

ਉਹ ਤੇਲ ਵਿਚ ਪੈ ਕੇ ਇਸ ਤਰ੍ਹਾਂ ਭੁਜ ਜਾਂਦੇ 
ਵੜੇ _ਪਕਾਉਂਦੀਆਂ _ਹਨ। _ਕੋਈ ਸੂਰਮਾ ਉਸ _ਮੇਂਛੀ ਨੂੰ 
ਲਈ) ਸ਼ਰਮ _ਦੇ ਮਾਰੇ (ਆਪਣੀਆਂ) _ਰਾਜਧਾਨੀਆਂ ਨੂੰ 
ਦੰਹਾਰਾ 

ਉਸ ਮੌਛ ਉਤੇ ਬਾਣ ਚਲਾ ਕੇ ਬਹੁਤ ਰਾਜੇ ਲਜਿਤ ਹੋਏ। ਕਿਸੇ ਦਾ ਬਾਣ ਵੀ ਨ 
ਵਜਿਆ, ਬਸ ਸਿਰ ਨੀਵਾਂ ਕਰ ਕੇ (ਬੈਠ ਗਏ)।੧੨। ਮੱਛ ਨੂੰ ਬਾਣ ਨ ਲਗਿਆ ਅਤੇ ਉਹ 
ਪਿਆਰੀ (ਦ੍ਰੋਪਤੀ) ਹੱਥ ਨ _ਲਗੀ। _ਉਹ ਸ਼ਰਮਿੰਦੇ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਅਤੇ 
(ਕਈ) ਬਨ _ਵਲ ਚਲੇ _ਗਏ।੧੩। 


੫੫੨ ਸੀ _ਦਸਮ-ਗ੍ਰੰਥ ਸਾਹਿਬ 


ਚੱਖਣਾੰ 
ਐਸੀ ਭਾਤਿ ਕਥਾ ਤਹ _ਭਈ। ਉਤੈ ਕਥਾ ਪੰੜ੍ਹਨ ਪਰ _ਗਈ। 
ਜਹਾ _ਦੁਖਿਤ ਵੈ ਬਨਹਿ _ਬਿਹਾਰੈ। _ਕੰਦ ਮੂਲ _ਭਛੈ ਮ੍ਰਿਗ ਮਾਰੈ। _੧੪। 


ਦੰਹਰਾ 
ਕੁੰਤੀ ਪੁਤ੍ਰ ਬਿਲੋਕਿ ਕੈ ਐਸੇ _ਕਹਿਯੋ ਸੁਨਾਇ। 
ਮਤਸ ਦੇਸ ਮੈ ਬਨ ਘਨੋ ਤਹੀ ਬਿਹਾਰੈ ਜਾਇ। _੧੫। 
ਦੱਖਣ? 
ਪਾਡਵ ਬਚਨ ਸੁਨਤ ਜਬ _ਭਏ। _ਮਤਸ ਦੇਸ ਕੀ ਓਰ ਸਿਧਏ। 
ਜਹਾ _ਸੁਯੰਬਰ _ਦੂਪਦ _ਰਚਾਯੋ। _ਸਭ _ਭੂਪਨ ਕੋ ਬੋਲਿ ਪਠਾਯੋ। _੧੬। 
ਦੰਹਾਰਾ 
ਜਹਾ _ਸੁਯੰਬਰ _ਦ੍ਰੋਪਦੀ _ਰਚਿਯੋ ਕਰਾਹ _ਤਪਾਇ। 
ਤਹੀ ਜਾਇ ਠਾਢੋਂ ਭਯੋ ਧਨੀ _ਧਨੰਜੈ ਰਾਇ। _੧੭। 
ਦੋਊ ਪਾਵ ਕਰਾਹ ਪਰ _ਰਾਖਤ _ਭਯੋ__ਬਨਾਇ। 
ਬਹੁਰਿ ਮਛ ਕੀ ਛਾਹ ਕਹ _ਹੇਰਿਯੋ ਧਨੁਖ ਚੜਾਇ। _੧੮। 
ਹਵੀਯਾਂ 
ਕੋਪਿ ਕੁਵੰਡ ਚੜਾਇ ਕੈ ਪਾਰਥ _ਮਛ ਕੌ _ਦਛਿਨ ਪਛ _ਨਿਹਾਰਿਯੋ। 
ਕਾਨ ਪੁਮਾਨ ਪ੍ਰਤੰਚਹਿ ਆਨ ਮਹਾ _ਕਰਿ _ਕੈ ਅਭਿਮਾਨ ਹਕਾਰਿਯੋ। 
ਖੰਡਨ ਕੈ ਰਨ ਮੌਡਨ ਜੇ _ਬਲਵੰਡਨ ਕੋ ਸਭ ਪੌਰਖ ਹਾਰਿਯੋ। 


ਯੌ ਕਹਿ ਬਾਨ ਤਜ੍ਯੋ ਤਜਿ _ਕਾਨਿ _ਘਨੀ ਰਿਸਿ ਠਾਨਿ _ਤਕਿਯੋ ਤਿਹ ਮਾਰਿਯੋ। ੧੯। 


ਦੰਹਾਰਾ 
ਪਾਰਥ _ਧਨੁ _ਕਰਖਤ ਭਏ ਬਰਖੇ ਫੂਲ ਅਨੇਕ। 
ਦੇਵ ਸਭੈ ਹਰਖਤ ਭਏ _ਹਰਖਿਯੋ _ਹਠੀ ਨ _ਏਕ। _੨0। 


ਚੱਪਲਾਂ 
ਯਹ ਗਤਿ ਦੇਖਿ ਬੀਰ ਰਿਸ ਭਰੇ। ਲੈ ਲੈ ਹਥਿ ਹਥਿਯਾਰਨ ਪਰੇ। 


ਯਾ _ਜੁਗਿਯਹਿ ਜਮ ਲੋਕ ਪਠੈਹੈ। _ਐਚਿ _ਦ੍ਰੋਪਦੀ ਨਿਜੁ ਤ੍ਰਿਯ ਕੈਹੈ। _੨੧। 


ਤਬ ਪਾਰਥ ਕੇਤੇ ਕਟਕ 
ਕੇਤੇ ਕਟਿ ਡਾਰੇ ਕਟਿਨ 


ਚਰਿਤ੍ਰ ਪਾਖਿਆਨ ੫੫੩ 


ਜੱਪਣਾ 

ਇਸ ਤਰ੍ਹਾਂ ਦੀ ਕਥਾ ਉਥੇ ਹੋਈ। ਉਧਰ ਇਹ _ਗੱੌਲ ਪਾਂਡਵਾਂ ਤਕ ਪਹੁੰਚ ਗਈ ਜਿਥੇ 
ਉਹ ਦੁਖੀ ਹੋ ਕੇ ਬਨ ਵਿਚ ਫਿਰਦੇ ਸਨ ਅਤੇ ਕੰਦ ਮੂਲ ਖਾ ਕੇ ਅਤੇ ਹਿਰਨ (ਜਾਂ ਜੰ 
ਪਸ਼ੂ) ਮਾਰ ਕੇ (ਸਮਾਂ ਬਿਤਾ ਰਹੇ _ਸਨ)।੧੪। 


ਦੰਹਰਾ 

ਕੁੰਤੀ ਦੇ ਪੁੱਤਰਾਂ ਨੇ ਗੋਲ ਸੁਣ ਕੇ (ਅਥਵਾ! ਵੇਖ ਕੇ) ਇਸ ਤਰ੍ਹਾਂ ਕਿਹਾ ਕਿ ਮਤਸ 
ਦੇਸ ਵਿਚ ਬਹੁਤ ਬਨ ਹਨ, ਉਥੇ ਹੀ ਜਾ ਕੇ ਵਿਚਰੀਏ।੧੫। 
ਜੱਪਣਾ 

ਪਾਂਡਵਾਂ ਨੇ ਜਦ ਇਹ ਗੱਲ ਸੁਣੀ ਤਾਂ ਮਤਸ ਦੇਸ਼ ਵਲ ਚਲ ਪਏ। ਜਿਥੇ ਦੁਪਦ ਨੇ 
ਸੁਅੰਬਰ _ਰਚਿਆ _ਹੋਇਆ ਸੀ ਅਤੇ ਸਾਰਿਆਂ ਰਾਜਿਆਂ ਨੂੰ ਬੁਲਾਇਆ ਹੋਇਆ _ਸੀ।੧੬। 


ਦੰਹਰਾ 


ਜਿਥੇ ਦ੍ਰੋਪਤੀ ਨੇ _ਕੜਾਹ ਤਪਾ ਕੇ _ਸੁਅੰਬਰ ਰਚਿਆ ਹੋਇਆ ਸੀ, ਉਥੇ ਹੀ ਧਨੁਸ਼ 
ਬਾਣ ਦਾ ਮਾਹਿਰ ਰਾਜਾ ਅਰਜਨ _ਜਾ__ਖੜੋਤਾ।੧੭। ਉਸ ਨੇ ਚੰਗੀ ਤਰ੍ਹਾਂ ਦੋਵੇਂ ਪੈਰ _ਕੜਾਹ 
ਉਤੇ ਟਿਕਾ ਦਿੱਤੇ ਅਤੇ ਫਿਰ ਮੌਛ _ਦੀ _ਪਰਛਾਈ ਨੂੰ ਵੇਖ ਕੇ _ਧਨੁਸ਼ ਕਸ _ਲਿਆ।੧੮। 


ਨਾਵੀਯਾ 


ਕ੍ਰੋਧ ਨਾਲ ਧਨੁਸ਼ ਖਿਚ ਕੇ ਅਰਜਨ ਨੇ ਮੌਛ ਦੀ ਸਜੀ ਅਖ ਨੂੰ ਵੇਖਿਆ। ਕੰਨ ਤਕ 
ਡੋਰੀ ਖਿਚ ਕੇ ਅਤੇ ਬਹੁਤ ਅਭਿਮਾਨ ਕਰ ਕੇ ਲਲਕਾਰਿਆ ਕਿ ਖੰਡ ਖੰਡ ਦੇ ਰਣ ਨੂੰ ਮੰਡਣ 
ਵਾਲੇ (ਰਾਜੇ) ਆਪਣੀ ਸ਼ਕਤੀ ਨੂੰ ਹਾਰ ਗਏ _ਹਨ। ਇਸ ਤਰ੍ਹਾਂ ਕਹਿ ਕੇ ਅਤੇ ਬਹੁਤ ਰੋਹ 
ਵਧਾ ਕੇ, ਕੰਨ ਤਕ ਖਿਚ ਕੇ ਅਤੇ ਨਿਸ਼ਾਨੇ ਨੂੰ ਵੇਖ ਕੇ ਬਾਣ ਮਾਰਿਆ।੧੯। 
ਦੰਹਰਾ 

ਅਰਜਨ _('ਪਾਰਥ”) ਦੇ ਧਨੁਸ਼ ਨੂੰ ਖਿਚਣ ਨਾਲ ਫੁਲਾਂ ਦੀ ਬਹੁਤ ਬਰਖਾ ਹੋਣ _ਲਗੀ। 
ਸਾਰੇ ਦੇਵਤੇ ਪ੍ਰਸੰਨ ਹੋ ਗਏ, ਪਰ (ਉਥੇ ਮੌਜੂਦ) _ਹਠੀ ਰਾਜਿਆਂ ਵਿਚੋਂ ਕੋਈ ਵੀ ਪ੍ਰਸੰਨ ਨ 
ਹੋਇਆ।੨0। 
ਚੱਪਲਾਂ 

ਇਹ ਸਥਿਤੀ ਵੇਖ ਕੇ ਸਾਰੇ ਸੂਰਮੇ ਕ੍ਰੋਧ ਨਾਲ ਭਰ _ਗਏ ਅਤੇ ਹੱਥਾਂ ਵਿਚ ਹਥਿਆਰ 
ਲੈ ਕੇ ਆ ਪਏ। (ਸੋਚਣ ਲਗੇ ਕਿ) ਇਸ ਜੋਗੀ ਨੂੰ ਯਮ-ਲੋਕ ਭੇਜੀਏ ਅਤੇ ਦ੍ਰੋਪਤੀ ਨੂੰ ਖਿਚ 
ਕੇ ਆਪਣੀ ਇਸਤਰੀ _ਬਣਾਈਏ।੨੧। 


ਦੰਹਾਰਾ 
ਤਦ ਅਰਜਨ ਨੇ ਕ੍ਰੋਧ ਵਧਾ ਕੇ ਕਈ ਸੂਰਮੇ _ਮਾਰ ਦਿੱਤੇ। ਕਿਤਨੇ ਹੀ ਸੂਰਮਿਆਂ ਨੂੰ 
ਮਾਰ _ਦਿੱਤਾ ਅਤੇ _ਕਈ _ਹਾਥੀ _ਕਟ _ਦਿੱਤੇ।੨੨। 


੫੫੪ 


ਸੀ _ਦਸਮ-ਗੁੁੰਥ ਸਾਹਿਬ 
ਭਾਜੰਨਾ ਛੰਦ 
ਕਿਤੇ ਛਤ੍ਰਿ ਛੇਕੇ ਕਿਤੇ ਛੈਲ ਛੋਰੇ। ਕਿਤੇ ਛਤ੍ਹ _ਧਾਰੀਨ ਕੇ ਛਤ੍ਹ _ਤੋਰੇ। 
ਕਿਤੇ ਹਾਕਿ ਮਾਰੇ ਕਿਤੇ ਮਾਰਿ ਡਾਰੈ। ਚਹੂੰ ਓਰ ਬਾਜੇ ਸੁ ਮਾਰੂ ਨਗਾਰੇ। ੨੩। 


ਦੰਹਰਾ 
ਅਨ _ਵਰਤ੍ਯਨ _ਨਿਰਵਰਤ _ਕੈ ਅਬਲਾ _ਲਈ _ਉਠਾਇ। 
ਡਾਰਿ ਕਾਪਿ ਧ੍ੂਜ ਰਥ ਲਈ ਬਹੁ _ਬੀਰਨ ਕੋ _ਘਾਇ। ੨੪। 
ਭਾਜੰਨਾ ਛੰਦ 
ਕਿਤੀ ਬਾਹ ਕਾਟੇ ਕਿਤੇ ਪਾਵ ਤੋਰੇ। ਮਹਾ ਜੁਧ ਸੋਡੀਨ ਕੇ ਛਤ੍ੂ ਛੋਰੇ। 
ਕਿਤੇ ਪੇਟ ਫਾਟੇ ਕਿਤੇ ਠੌਰ ਮਾਰੇ। _ਗਿਰੇ ਭਾਤਿ ਐਸੀ ਸੁ ਮਾਨੋ ਮੁਨਾਰੇ। ੨੫। 


ਚੱਪਲਾਂ 
ਦਸ ਹਜਾਰ _ਹੈਵਰ _ਹਨਿ _ਡਾਰਿਯੋ। _ਬੀਸ _ਹਜਾਰ _ਹਾਥਯਹਿ_ਮਾਰਿਯੋ। 
ਏਕ _ਲਛ ਰਾਜਾ ਰਥ _ਘਾਯੋ। _ਬਹੁ ਪੈਦਲ ਜਮ ਧਾਮ _ਪਠਾਯੋ। _੨੬। 


ਅਮਿਤ ਸੰਗ ਸੈਨਾ ਲਏ ਸਭੈ ਪਹੂੰਚੈ ਆਇ। _੨੭। 

੭ਵੀਯਾ 
ਯਾ ਦੂਪਦਾ ਤੁਮਤੇ ਸੁਨੁ ਰੇ ਸਠ ਜੀਤਿ ਸੁਯੰਬਰ ਮੈ ਹਮ ਲੈਹੈ। 
ਸਾਂਗਨ ਸੂਲਨ ਸੈਥਿਨ ਸੋ _ਹਨਿ ਕੈ ਤੁਹਿ ਕੋ ਜਮ ਧਾਮ ਪਠੈਹੈ। 
ਡਾਰਿ ਰਥੋਤਮ ਮੈ ਤ੍ਰਿਯ ਕੋ ਕਤ ਭਾਜਤ ਹੈ ਜੜ ਜਾਨ ਨ ਦੈਹੈ। 
ਏਕ ਨਿਦਾਨ ਕਰੈ ਰਨ ਮੈ ਕਿਧੋ ਪਾਰਥ ਹੀ ਕਿ ਦੂਜੋਧਨ ਹ੍ਹੈਹੈ। ੨੮। 


ਚੱਪਲਾਂ 
ਤੋ ਕਹ ਜੀਤਿ ਜਾਨ ਨਹਿ ਦੈਹੈ। ਸ੍ਰੋਨ ਸੁਹਾਨੇ ਬਾਗਨ ਹ੍ਹੈਹੈ। 
ਏਕ ਨਿਦਾਨ ਕਰੈ ਰਨ ਮਾਹੀ। ਕੈ ਪਾਡਵ ਕੈ _ਕੈਰਵ ਨਾਹੀ। ੨੯। 


੭%#ਤੜਾਲ਼ 
ਪ੍ਰਥਮ _ਪਾਰਥ _ਭਾਨੁਜ ਕੌ _ਬ਼ਿਸਿਖ ਪੁਹਾਰਿਯੋ। 
ਤਾ ਪਾਛੇ ਕੁਰਰਾਵਿ ਕ੍ਰਾਂਡ ਭੇ ਮਾਰਿਯੋ। 
ਭੀਮ _ਭੀਖਮਹਿ ਸਾਇਕ _ਹਨੇ ਰਿਸਾਇ ਕੈ। 


<. 


ਹੋ ਦੋਣ ਦੋਣਜਾਨੁਜ ਕੇ _ਘੋਰਨ ਘਾਇ ਕੈ। ੩0। 


ਭੂਰਸੂਵਾ ਕੌ ਬਹੁਰਿ ਬਾਣ ਸੋ ਬਸਿ ਕਿਯੋ। 
ਕ੍ਰਿਪਾਚਾਰਜਹਿ ਬਹੁਰਿ _ਮੂਰਛਨਾ ਕਰਿ _ਲਿਯੋ। 
ਹਠੀ ਕਰਣ ਤਬ ਧਾਯੋ ਕੋਪ ਬਢਾਇ ਕੈ। 


੨ 


ਹੋ ਤੁਮਲ ਜੁਧ ਰਣ ਕਿਯੋ ਸਨੰਮੁਖ ਆਇ ਕੈ। ੩੧ 


ਚਰਿਤ੍ਰ ਪਾਖਿਆਨ ਪ੫੫ 


ਭਾਲੰਨਾ ਛੱਟ 

ਕਿਤਨੇ _ਛਤ੍ਹ ਛੇਕ ਦਿੱਤੇ ਅਤੇ ਕਿਤੇ ਨੌਜਵਾਨ ਸੂਰਮੇ ਛਡ ਦਿੱਤੇ। ਕਿਤਨੇ _ਛਤ੍ਰਧਾਰੀਆਂ 
ਦੇ ਛਤਰ ਤੋੜ ਦਿੱਤੇ। _ਕਿਤਨਿਆਂ ਨੂੰ ਵੰਗਾਰ ਕੇ ਮਾਰਿਆ ਅਤੇ _ਕਿਤਨਿਆਂ ਨੂੰ (ਉੱਜ ਹੀ) 
ਮਾਰ _ਦਿੱਤਾ। ਚੌਹਾਂ ਪਾਸਿਆਂ ਵਿਚ ਮਾਰੂ _ਨਗਾਰੇ _ਵਜਣ _ਲਗੇ।੨੩। 
ਦੰਹਰਾ 

ਨ ਹਟਾਏ ਜਾ ਸਕਣ ਵਾਲਿਆਂ ਨੂੰ ਹਟਾ ਕੇ ਅਰਜਨ ਨੇ ਇਸਤਰੀ ਨੂੰ ਉਠਾ ਲਿਆ 
ਅਤੇ ਅਰਜਨ _('ਕਾਪੀ ਧੂਜ”) ਬਹੁਤ ਸੂਰਮਿਆਂ ਨੂੰ ਮਾਰ ਕੇ (ਉਸ ਨੂੰ) ਰਥ ਵਿਚ ਬਿਠਾ 
ਲਿਆ।੨੪। 
ਭਾਲੰਗਾ ਛੱਟ 

ਕਈਆਂ ਦੀਆਂ ਬਾਂਹਵਾਂ ਵਢ ਦਿੱਤੀਆਂ ਅਤੇ _ਕਿਤਨਿਆਂ ਦੇ ਪੈਰ ਤੋੜ ਦਿੱਤੇ। ਮਹਾਨ 
ਸੂਰਮਿਆਂ ਦੇ ਛਤ੍ਰ ਉਡਾ ਦਿੱਤੇ। ਕਈਆਂ ਦੇ ਪੇਟ ਫਟ ਗਏ ਅਤੇ ਕਈ ਉਥੇ _ਹੀ ਮਾਰੇ ਗਏ। 
ਇਸ ਤਰ੍ਹਾਂ ਡਿਗ ਪਏ ਹਨ ਮਾਨੋ ਮੁਨਾਰੇ _ਹੋਣ।੨੫। 
ਦੱਖਣ? 

ਦਸ ਹਜ਼ਾਰ ਘੋੜੇ ਮਾਰ ਦਿੱਤੇ ਅਤੇ ਵੀਹ ਹਜ਼ਾਰ ਹਾਥੀ ਮਾਰੇ ਗਏ। ਇਕ ਲੱਖ ਰਾਜੇ, 
ਰਥ ਆਦਿ ਨਸ਼ਟ _ਕਰ ਦਿੱਤੇ ਅਤੇ _ਬਹੁਤ ਸਾਰੇ _ਪੈਦਲਾਂ ਨੂੰ _ਯਮ-ਲੋਕ _ਭੇਜ _ਦਿੱਤਾ।੨੬। 


ਦਾ ਪੁੱਤਰ _(ਅਸ੍ਹਸਥਾਮਾ), _ਕ੍ਰਿਪਾਚਾਰਯ, _ਕਰਨ, _ਭੂਰਸ਼ੂਵਾ ਅਤੇ 
ਦੁਰਯੋਧਨ ਬੇਸ਼ੁਮਾਰ ਸੈਨਾ ਲੈ _ਕੇ _ਉਥੇ ਆਣ ਪਹੁੰਚੇ।੨੭। 


(ਕਹਿਣ ਲਗੇ--) ਹੇ ਦੁਸ਼ਟ! ਸੁਣ, ਇਹ ਦ੍ਰੋਪਤੀ ਨੂੰ ਤਾਂ ਅਸੀਂ ਸੁਅੰਬਰ ਵਿਚ _ਜਿਤ 
ਲਵਾਂਗੇ। _ਬਰਛੇ, ਤ੍ਰਿਸ਼ੂਲ ਅਤੇ _ਬਰਛੀਆਂ _('ਸੈਥਿਨ”) ਨਾਲ ਤੈਨੂੰ ਮਾਰ ਕੇ _ਯਮਲੋਕ _ਭੇਜਾਂਗੇ। 
ਸੋਹਣੇ ਰਥ _ਉਸ ਇਸਤਰੀ ਨੂੰ ਬਿਠਾ ਕੇ ਕਿਥੇ ਭਜਿਆ ਜਾ ਰਿਹਾ ਹੈਂ, ਹੇ ਮੂਰਖ! (ਅਸੀਂ 
ਤੈਨੂੰ) ਜਾਣ ਨਹੀਂ _ਦਿਆਂਗੇ। (ਅਸੀਂ ਹੁਣ) ਇਹ ਨਿਰਣਾ ਕਰ ਕੇ ਹੀ ਛਡਾਂਗੇ ਕਿ ਜਾਂ 
ਅਰਜਨ ਰਹੇਗਾ ਜਾਂ ਦੁਰਯੋਧਨ।੨੮। 
ਚੱਪਾਣ 

ਤੈਨੂੰ ਜੀਉਂਦਾ ਜਾਣ ਨਹੀਂ _ਦਿਆੰਗੇ। ਲਹੂ _ਨਾਲ _ਸਫ਼ੈਦ ਬਸਤੁ _ਸੋਹਣੇ _ਹੋ_ ਜਾਣਗੇ। 
(ਅਜ) ਰਣ ਵਿਚ ਇਕ ਫੈਸਲਾ ਹੋ ਜਾਏਗਾ, ਜਾਂ _ਪਾਂਡਵ ਰਹਿਣਗੇ ਜਾਂ _ਕੋਰਵ।੨੯। 
੭%/=ਤ॥ 


ਅਰਜਨ ਨੇ ਪਹਿਲਾਂ ਕਰਨ _('ਭਾਨੁਜ') ਨੂੰ ਬਾਣ ਮਾਰਿਆ ਅਤੇ ਫਿਰ ਧਨੁਸ਼ ਤੇ ਤੀਰ 
ਚੜ੍ਹਾ ਕੇ _ਦੁਰਯੋਧਨ ਨੂੰ _ਮਾਰਿਆ। ਭੀਮ ਨੇ ਕ੍ਰੋਧਿਤ ਹੋਕੇ _ਭੀਸ਼ਮ _(ਪਿਤਾਮਾ) ਨੂੰ ਬਾਣ 
ਮਾਰਿਆ ਜੋ ਦ੍ਰੋਣਾਚਾਰਯ ਅਤੇ _ਉਸ ਦੇ ਪੁੱਤਰ (ਅਸ੍ਸਥਾਮਾ) ਦੇ ਘੋੜਿਆਂ ਨੂੰ ਸੰਘਾਰ 
ਗਿਆ।੩0। 

ਫਿਰ ਭੂਰਸ਼੍ਵਾ ਨੂੰ ਬਾਣ (ਮਾਰ ਕੇ) ਵਸ ਵਿਚ ਕਰ _ਲਿਆ। ਮਗਰੋਂ _ਕ੍ਰਿਪਾਚਾਰਯ ਨੂੰ 


ਬੇਹੋਸ਼ ਕਰ ਦਿੱਤਾ। ਤਦ _ਹਠੀ ਕਰਨ ਗੁੱਸੇ ਵਿਚ ਆ ਕੇ ਅਗੇ ਵਧਿਆ ਅਤੇ ਸਾਹਮਣੇ ਆ 
ਕੇ ਘਮਸਾਨ ਯੁੱਧ _ਕੀਤਾ।੩੧। 


ਸੀ _ਦਸਮ-ਗੁੁੰਥ ਸਾਹਿਬ 


ਏਕ _ਬਿਸਿਖ ਅਰਜੁਨ ਕੇ ਉਰ ਮੈ ਮਾਰਿਯੋ। 
ਗਿਰਿਯੋ _ਮੂਰਛਨਾ _ਧਰਨਿ _ਨ ਨੈਕ _ਸੰਭਾਰਿਯੋ। 
ਤਬੈ ਦ੍ਰੋਪਤੀ ਸਾਇਕ _ਧਨੁਖ _ਸੰਭਾਰਿ ਕੈ। 
ਹੋਂ ਬਹੁ ਬੀਰਨ ਕੌ _ਦਿਯੋ ਛਿਨਿਕ ਮੋ ਮਾਰਿ ਕੈ। ੩੨। 
ਏਕ _ਬਿਸਿਖ ਭਾਨੁਜ ਕੇ ਉਰ ਮੈ ਮਾਰਿਯੋ। 
ਦੁਤਿਯ ਬਾਨ ਸੋ ਦੁਰਜੋਧਨਹਿ ਪ੍ਰਹਾਰਿਯੋ। 
ਭੀਖਮ _ਭੂਰਸੂਵਾਹਿ ਦ੍ਰੋਣ ਘਾਇਲ _ਕਰਿਯੋ। 
ਹੋ ਦ੍ਰੋਣਜ ਕ੍ਰਿਪਾ ਦੁਸਾਸਨ ਕੋ ਸ੍ਯੰਦਨ _ਹਰਿਯੋ। _੩੩। 
ਦੰਹਰਾ 
ਸਭੈ ਸੂਰ ਹਰਖਤ ਭਏ _ਕਾਯਰ ਭਯੋ ਨ _ਏਕ। 
ਮਾਚਿਯੋ _ਪੁਬਲ ਪ੍ਰਚੰਡ ਰਣ _ਨਾਚੇ _ਸੁਭਟ ਅਨੇਕ। _੩੪। 
੭%#=ੜਾਲ਼ 
ਰਾਜ ਬਾਜ _ਤਾਜਿਯਨ ਸੁ ਦਯੋ _ਗਿਰਾਇ ਕੈ। 
ਸਾਜ _ਬਾਜ _ਸਾਜਿਯਨ ਸੁ _ਗੈਨ ਫਿਰਾਇ ਕੈ। 
ਹੈ ਪਾਖਰੇ ਸੰਘਾਰੇ ਸਸਤ੍ਹ _ਸੰਭਾਰਿ ਕੈ। 
ਹੋ ਪੈਦਲ ਰਥੀ ਬਿਦਾਰੇ ਬਾਨ ਪੁਹਾਰਿ ਕੈ। ੩੫। 
ਚੱਪਣਾ 
ਪਹਰ ਏਕ ਰਾਖੇ ਅਟਕਾਈ। _ਭਾਤਿ _ਭਾਤਿ ਸੋ ਕਰੀ ਲਰਾਈ। 
ਗਹਿ ਧਨੁ ਪਾਨ ਧਨੰਜੈ _ਗਾਜਿਯੋ। _ਤਬ ਹੀ ਸੈਨ _ਕੈਰਵਨ ਭਾਜਿਯੋ। _੩੬। 


ਦੰਹਰਾ 
ਤ੍ਰਿਯ ਕੌ ਜੁਧ _ਬਿਲੌਕਿ ਕੈ ਪਾਰਥ ਭਯੋ _ਪੁਸੰਨ੍ਯ। 


ਕਹਿਯੋ ਆਜੁ ਤੈ ਦ੍ਰੋਪਤੀ ਧਰਨੀ ਤਲ ਮੈ ਧੰਨ੍ਯ। _੩੭। 


ਚੱਪਲਾਂ 


ਮੈ ਅਬ ਬਿਕਿ ਦਾਮਨ ਬਿਨੁ ਗਯੋ। ਜਨੁ ਤੈ ਦਾਸ ਮੋਲ ਕੋ ਲਯੋ। 
ਜੋ ਕਛੁ ਕਹੌ ਕਾਰਜ ਤਵ ਕਰਿਹੋ। ਪ੍ਰਾਨ ਜਾਨ ਤੇ ਨੇਕੁ ਨ ਡਰਿਹੋ। ੩੮। 


ਬਾਨਾਵਲੀ _ਧਨੰਜੈ _ਧਾਰੀ। _ਮੁਰਛਿਤ ਸਕਲ _ਸੈਨ _ਕਰਿ __ਡਾਰੀ। 
ਦੂਪਤੀ ਸਾਥ _ਬਿਹਾਰਿਯੋ ਸੋਊ। ਤਾ ਕੋ ਦੇਖਤ ਭਯੋ ਨ ਕੋਊ। ੪0। 


ਚਰਿਤ੍ਰ ਪਾਖਿਆਨ ੫੫੭ 


(ਉਸ ਨੇ) ਇਕ ਤੀਰ ਅਰਜਨ ਦੀ ਛਾਤੀ ਵਿਚ ਮਾਰਿਆ। ਉਹ ਜ਼ਰਾ ਵੀ ਸੰਭਲ ਨ 
ਸਕਿਆ ਅਤੇ ਮੂਰਛਿਤ ਹੋ ਕੇ _ਧਰਤੀ ਤੇ _ਡਿਗ _ਪਿਆ। ਤਦੋਂ ਦ੍ਰੋਪਤੀ ਨੇ _ਧਨੁਸ਼ _ਬਾਣ 
ਸੰਭਾਲਿ ਲਿਆ _ਅਤੇ _ਛਿਣ _ਭਰ ਵਿਚ ਬਹੁਤ ਸੂਰਮਿਆਂ ਨੂੰ ਮਾਰ _ਦਿੱਤਾ।੩੨। 


(ਉਸ ਨੇ) ਇਕ ਤੀਰ ਕਰਨ _ਦੀ ਛਾਤੀ ਵਿਚ _ਮਾਰਿਆ। ਦੂਜਾ ਬਾਣ ਦੁਰਯੋਧਨ ਨੂੰ 


ਮਾਰਿਆ। (ਫਿਰ) ਭੀਸ਼ਮ, ਭੂਰਸ਼ੂਵਾ ਅਤੇ ਦ੍ਰੋਣਾਚਾਰਯ ਨੂੰ ਘਾਇਲ _ਕੀਤਾ। (ਇਸ ਤੋਂ ਬਾਦ) 


ਅਸ਼ੂਸਥਾਮਾ, _ਕ੍ਰਿਪਾਚਾਰਯ, ਦੁਸ਼ਾਸਨ ਦੇ _ਰਥਾਂ ਨੂੰ ਨਸ਼ਟ _ਕਰ _ਦਿੱਤਾ।੩੩। 


ਦੰਹਰਾ 

(ਯੁੱਧ ਕਰ ਕੇ) ਸਾਰੇ ਸੂਰਮੇ ਖੁਸ਼ ਹੋਏ ਅਤੇ ਕੋਈ ਵੀ _ਕਾਇਰ ਨ _ਬਣਿਆ। ਬਹੁਤ 
ਪ੍ਰਚੰਡ ਯੁੱਧ ਮਚਿਆ ਅਤੇ ਅਨੇਕ ਸੂਰਮੇ _ਯੁੱਧ-ਕ੍ਰੀੜਾ _ਵਿਚ _ਮਗਨ _ਹੋ__ਗਏ।੩੪। 
੭%#=ੜਾਲ਼ 


ਸ਼ਾਹੀ ਘੋੜੇ ਅਤੇ ਤਾਜ਼ੀ ਘੋੜੇ _ਮਾਰ ਕੇ _ਡਿਗਾ ਦਿੱਤੇ। _ਘੋੜਿਆਂ ਨੂੰ _ਸਾਜ਼-ਸਮਾਨ 
ਸਹਿਤ ਆਕਾਸ਼ ਵਿਚ ਫਿਰਾ ਦਿੱਤਾ (ਅਰਥਾਤ[ ਮਾਰ ਕੇ ਧਰਤੀ ਤੋ _ਉਪਰ ਚੁਕ ਦਿੱਤਾ ਹੈ)। 
ਸ਼ਸਤੂ _ਸੰਭਾਲ ਕੇ _ਕਾਠੀਆਂ ਵਾਲਿਆਂ ਘੋੜਿਆਂ ਨੂੰ ਖਤਮ _ਕਰ ਦਿੱਤਾ। ਬਾਣ ਮਾਰ ਕੇ ਪੈਦਲ 


ਅਤੇ _ਰਥਾਂ ਵਾਲਿਆਂ ਨੂੰ ਨਸ਼ਟ _ਕਰ _ਦਿੱਤਾ।੩੫। 


ਨੂੰ ਅਟਕਾਈ ਰਖਿਆ ਅਤੇ ਭਾਂਤ ਭਾਂਤ ਨਾਲ ਲੜਾਈ 
ਕੀਤੀ। ਹੱਥ _ਵਿਚ _ਧਨੁਸ਼ ਫੜ ਕੇ ਅਰਜਨ _ਗਜਿਆ, ਤਦ ਹੀ ਕੌਰਵਾਂ ਦੀ ਸੈਨਾ ਭਜ 
ਗਈ।੩੬। 
ਦੰਹਰਾ 

ਇਸਤਰੀ ਦਾ ਯੁੱਧ ਵੇਖ ਕੇ ਅਰਜਨ ਬਹੁਤ ਖੁਸ਼ ਹੋਇਆ ਅਤੇ ਕਿਹਾ-- ਹੇ ਦ੍ਰੋਪਤੀ! 
ਤੂੰ ਅਜ ਧਰਤੀ ਉਤੇ ਧੰਨ ਹੈਂ1੩੭। 
ਦੱਖਣ? 

ਮੈਂ ਹੁਣ ਬਿਨਾ ਦੰਮਾਂ ਦੇ ਵਿਕ ਗਿਆ ਹਾਂ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਤੂੰ ਦਾਸ 
ਮੁੱਲ ਲੈ ਲਿਆ ਹੋਵੇ। ਜੋ ਤੂੰ ਕਹੇਂਗੀ, ਉਹੀ ਕੰਮ (ਮੈਂ) ਕਰਾਂਗਾ। ਪ੍ਰਾਣਾਂ ਦੀ ਬਾਜ਼ੀ _ਲਗਾਣੋ 
ਵੀ _ਸੈਕੋਚ ਨਹੀਂ _ਕਰਾਂਗਾ।੩੮। 
ਦੰਹਾਰਾ 


ਅਤੇ ਮੈਨੂੰ ਇਸਤਰੀ ਬਣਾਇਆ ਹੈ। 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਚੁੰਬਨ ਆਸਨ ਲੈ _ਘਨੇ _ਰਤਿ ਮਾਨੀ ਦੂਪਤੀਸ। 
ਤਾ ਪਰ ਕੋਊ ਨ ਪਰ ਸਕੇ ਠਟਕਿ ਰਹੇ ਅਵਨੀਸ। ੪੧। 
ਜੀਤਿ ਕੈਰਵਨ ਕੇ _ਦਲਹਿ _ਦੁਪਤਿਹ ਲਯੋ __ਛਿਨਾਇ। 
ਨ੍ਰਿਪ ਮਾਰੇ ਹਾਰੇ ਗਏ ਧੰਨ੍ਯ _ਧੰਨਜੈ ਰਾਇ। ੪੨। 


ਚੱਪਾਣ? 
ਪ੍ਰਥਮ ਸੂਰਮਾ ਸਕਲ ਨਿਵਾਰੇ। ਬਚੇ ਭਾਜੇ ਭਿਰੇ ਤੇ ਮਾਰੇ। 
ਜੀਤਿ ਦਰੋਪਤੀ ਅਤਿ ਸੁਖ ਪਾਯੋ। ਤਬ _ਪਾਰਥ ਗ੍ਰਿਹ ਓਰ _ਸਿਧਾਯੋ। ੪੩। ੧। 


/ਛਤ ਡੀ ਲਾਰੇਤੂ  ਪਖ੍ਹਲਾਨੇ /ਤੇਯਾ ਗਾਹੇਤ੍ਹੇ ਮੰਨੀ ਝੂਖ ਨੰਠਾਦੇ /ਏਕ ਤੌ _ ਸੌਤੀਸ਼ਵੇ ਲਹੇੜ੍ਹ ਗਆਪਤਮਆ' 
ਮਤ ਨਭ# ਸਤ) _9₹੭/ ੨੭੫੯/ #ਫਰੀ/ 


ਦੱਪਲ? 
ਆਭਾਵਤੀ _ਓਡਛੇ _ਰਾਨੀ। ਸੁੰਦਰੀ ਭਵਨ _ਚੌਦਨੂੰ _ਜਾਨੀ। 
ਤਾ ਕੌ ਅਤਿ ਹੀ ਰੂਪ ਬਿਰਾਜੈ। ਸੁਰੀ ਆਸੁਰਿਨਿ ਕੌ ਮਨੁ ਲਾਜੈ। ੧। 


ਰੂਪਮਾਨ ਤਿਹ ਨੈਨ _ਨਿਹਾਰਿਯੋ। ਤਾ ਕੋ ਚੀਤਿ ਮੀਤ ਕਰਿ ਡਾਰਿਯੋ। 
ਵਾ ਕੇ ਧਾਮ ਬੁਲਾਵਨ ਕੀਨੋ। _ਭਾਤਿ ਭਾਤਿ ਸੋ ਆਸਨ ਦੀਨੋ। _੨। 
ਤਾਹਿ _ਕੇਸਅਰਿ _ਬਕਤ੍ਰ _ਲਗਾਯੋ। _ਸਭ _ਕੇਸਨ ਕੌ ਦੂਰਿ _ਕਰਾਯੋ। 
ਪੁਰਖਹੁ ਤੇ ਇਸਤ੍ਰੀ ਕਰਿ _ਡਾਰੀ। ਮਿਤ ਪਤਿ ਲੈ _ਤੀਰਥਨ _ਸਿਧਾਰੀ। ੩। 


ਪਤਿ ਕੋ ਕਹੀ ਬਾਤ _ਸਮੁਝਾਈ। ਮੋਰੀ ਹਿਯਾ ਬਹਿਨ ਇਕ ਆਈ। 
ਤਾਹਿ ਸੰਗ ਲੈ ਤੀਰਥ ਲੈਹੋ। __ਸਭ ਹੀ ਪਾਪ ਬਿਦਾ ਕਰ ਦੈਹੋ। ੪। 


੭%/ਤ=ਲ 
ਮਿਤ ਲੈ ਕੇ ਸੰਗ ਸਿਧਾਈ ਤੀਰਥਨ। 


ਲੈ 
ਹੋ ਭਗਨੀ ਮੁਖ ਤੇ ਭਾਖਿ ਮਿਲੌਗੀ ਆਇ ਕੈ। ੫। 


ਦੰਹਰਾ 
ਮੀਤ ਨਾਥ ਕੌ ਸੰਗ ਲੈ ਤਹ ਕੋ ਕਿਯੋ ਪਯਾਨ। 
ਕੇਤਿਕ _ਦਿਨਨ _ਬਿਤਾਇ ਕੈ ਗੰਗ _ਕਿਯੋ _ਇਸਨਾਨ। ੬। 
ਦੱਪਣ? 
ਪਤਿ ਕੋ ਸੰਗ ਗੰਗ ਲੈ ਨ੍ਰਾਈ। ਭਾਖਿ ਬਹਿਨਿ ਤਾ ਸੋ ਲਪਟਾਈ। 
ਮਨ ਮਾਨਤ _ਤਿਨ ਕੇਲ ਕਮਾਯੋ। ਮੂਰਖ ਕੰਤ ਭੇਵ ਨਹਿ ਪਾਯੋ। _੭। 


ਚਰਿਤ੍ਰ ਪਾਖਿਆਨ ੫੫੯ 


ਦੰਹਰਾ 

ਬਹੁਤ ਅਧਿਕ _ਚੁਬਨ ਅਤੇ ਆਸਨ _ਲ0 ਕੇ ਦ੍ਰੋਪਤੀ ਦੇ ਪਤੀ (ਅਰਜਨ) ਨੇ _ਰਤੀ 
ਮਨਾਈ। _ਉਸ (ਅਰਜਨ) ਉਤੇ ਕੋਈ ਵੀ ਨ ਪੈ ਸਕਿਆ, ਸਾਰੇ ਰਾਜੇ _ਠਠੰਬਰ ਕੇ ਰਹਿ 
ਗਏ।੪੧। ਕੌਰਵਾਂ ਦੇ ਦਲ ਨੂੰ ਜਿਤ ਲਿਆ ਅਤੇ (ਉਨ੍ਹਾਂ ਤੋਂ _) ਦ੍ਰੋਪਤੀ ਖੋਹ ਲਈ। (ਸਾਰੇ) 
ਰਾਜੇ ਮਾਰ ਖਾ ਕੇ ਹਾਰ ਗਏ। _(ਸਚਮੁਚ) ਅਰਜਨ ਰਾਜਾ _ਧੰਨ _ਹੈ।੪੨। 


ਚੱਪਲਾਂ 


ਗਏ। _ਦ੍ਰੋਪਤੀ ਨੂੰ ਜਿਤ ਕੇ ਅਰਜਨ ਨੇ _ਬਹੁਤ ਸੁਖ ਪ੍ਰਾਪਤ ਕੀਤਾ, ਤਦ ਘਰ _ਵਲ _ਚਲ 
ਪਿਆ।੪੩। 

/ਏਥੋਂ ਗੰ ਗਰੇਤੁੱਪ/ਮਆਨ ਦੇ ਤੁਆ ਗੰਰੇਤੂ ਦੇ ਅੰਤ ਡੁਪ ਸੰਵਾਦ ਦੇ 5੩੭ਵ' ਗਾਰੇੜਹ ਦੀ ਸ਼ਆਪਤਨ 

ਭਾ ਲਭ ਹੰ/ _5੩੭/ ੨੭੫੯੪ ਜ਼ਲਦਾ/ 

ਜੱਪਣਾ 

ਓਡਛਾ (ਉੜੀਸਾ) ਦੇਸ ਦੀ ਆਭਾਵਤੀ ਨਾਂ ਦੀ ਰਾਣੀ (ਆਪਣੀ) ਸੁੰਦਰਤਾ ਕਾਰਨ 
ਚੌਦਾਂ ਲੋਕਾਂ ਵਿਚ ਪ੍ਰਸਿੱਧ ਸੀ। _ਉਸ ਨੂੰ ਅਤਿ ਸੁੰਦਰ ਰੂਪ _ਬਿਰਾਜਿਆ (ਵੇਖ ਕੇ) ਦੇਵਤਿਆਂ 
ਅਤੇ ਦੈੱਤਾਂ ਦੀਆਂ ਇਸਤਰੀਆਂ _ਵੀ ਸ਼ਰਮਸਾਰ ਹੁੰਦੀਆਂ _ਸਨ।੧। 

(ਇਕ ਵਾਰ) ਉਸ ਨੇ ਰੂਪਮਾਨ ਨੂੰ ਅੱਖਾਂ ਨਾਲ ਵੇਖਿਆ ਅਤੇ ਉਸ ਨੂੰ ਦਿਲ ਦੇ ਕੇ 
ਮਿਤਰ _ਬਣਾ _ਲਿਆ। _ਉਸ ਨੂੰ ਘਰ ਬੁਲਾਇਆ ਅਤੇ _ਕਈ ਤਰ੍ਹਾਂ ਦੇ ਆਸਨ ਦਿੱਤੇ।੨। 

ਉਸ ਦੇ ਮੂੰਹ ਉਤੇ _ਰੋਮਨਾਸਨੀ _ਲਗਾਈ। _ਸਾਰੇ _ਵਾਲ _ਸਾਫ ਕਰ _ਦਿੱਤੇ। (ਉਸ ਨੂੰ) 
ਪੁਰਸ਼ ਤੋਂ ਇਸਤਰੀ _ਬਣਾ ਦਿੱਤਾ। ਮਿਤਰ ਅਤੇ ਪਤੀ ਨੂੰ ਲੈ ਕੇ _ਤੀਰਥ-ਯਾਤ੍ਰਾ ਉਤੇ ਚਲੀ 
ਗਈ।੩। 

ਪਤੀ ਨੂੰ (ਇਹ) ਗੌਲ ਸਮਝਾ ਦਿੱਤੀ ਕਿ ਮੇਰੀ ਇਥੇ ਇਕ ਭੈਣ ਆਈ ਹੈ। ਉਸ ਨੂੰ 
ਨਾਲ ਲੈ _ਕੇ _ਤੀਰਥ-ਇਸ਼ਨਾਨ ਕਰਾਂਗੇ ਅਤੇ ਸਾਰੇ _ਹੀ ਪਾਪ 


੭%/ਤ=ਲ 


(ਉਹ) ਪਤੀ ਅਤੇ _ਮਿਤਰ ਨੂੰ ਨਾਲ ਲੈ ਕੇ _ਤੀਰਥ-ਯਾਤ੍ਹਾ ਨੂੰ ਚਲੀ _ਗਈ। ਆਪਣੇ 


ਯਾਰ ਨੂੰ ਮਿਲਣ ਲਈ (ਉਸ ਨੇ) ਇਸ ਤਰ੍ਹਾਂ ਦੀ ਵਿਵਸਥਾ _ਕੀਤੀ। ਜਦ ਪਤੀ ਗੰਗਾ ਵਿਚ 
ਇਸ਼ਨਾਨ ਕਰਨ ਲਈ ਜਾਏਗਾ ਤਾਂ ਉਹ (ਮਿਤਰ ਨੂੰ) ਮੂੰਹੋਂ ਭੈਣ ਕਹਿ ਕੇ ਆ ਮਿਲੇਗੀ।੫। 


ਦੰਹਰਾ 

ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਲਈ ਚਲ ਪਈ। ਕਈ ਦਿਨਾਂ ਦੇ 
ਬੀਤਣ ਉਪਰੰਤ ਗੰਗਾ ਵਿਚ ਇਸ਼ਨਾਨ _ਕੀਤਾ।੬। 
ਜੱਪਣਾ 

ਪਤੀ ਨੂੰ ਨਾਲ ਲੈ ਕੇ ਗੰਗਾ ਵਿਚ ਇਸ਼ਨਾਨ ਕੀਤਾ ਅਤੇ ਭੈਣ ਕਹਿ ਕੇ ਉਸ 
(ਮਿਤਰ) ਨਾਲ _ਲਿਪਟ _ਗਈ। _ਉਸ ਨਾਲ ਮਨ ਚਾਹੀ _ਕੇਲ-ਕ੍ਰੀੜਾ _ਕੀਤੀ ਅਤੇ ਮੂਰਖ ਪਤੀ 
ਨੇ (ਅਸਲੀਅਤ ਦਾ) ਭੇਦ ਨਹੀਂ ਪਾਇਆ।੭। 


ਪ੬0 


ਸੀ _ਦਸਮ-ਗੁੁੰਥ ਸਾਹਿਬ 


ਚਿਮਟਿ _ਚਿਮਟਿ ਤਾ ਸੋ ਲਪਟਾਈ। _ਮਨ _ਮਾਨਤ _ਤ੍ਰਿਯ _ਕੇਲ _ਕਮਾਈ। 
ਦਿਨ ਦੇਖਤ ਤ੍ਰਿਯ ਕੇਲ _ਕਮਾਯੋ। ਮੂਰਖ ਕੰਤ ਭੇਵ ਨਹਿ ਪਾਯੋ। _੮। 


ਦੰਹਰਾ 
ਮਨ _ਮਾਨਤ _ਕੋ_ਮਾਨਿ _ਰਤਿ ਦੀਨੋ ਜਾਰ _ਉਠਾਇ। 
ਮੁਖ ਬਾਏ ਮੂਰਖ ਰਹਿਯੋ_ਭੇਦ ਨ _ਸਕਿਯੋ ਪਾਇ। ੯। ੧। 
/ਇਂਤਾ ਡੀ _ਗਾਰੇਤਹ ਪਲ੍ਹਲਾਨੋ /ਤੂਯਾ ਯਾਰੈਤ੍ਹ ਸੰਨੀ ਭੂਪ ਸੰਭਾਦੇ /ਏਕਾ ਐਂ ਅਠਤਸਵੇਂ_ਲਾੰਰੇਤੂ_ ਗਨਪਤਨਾ 
ਮਤ ਨਭਨ ਸਤ) 9੩੮੭ ੨੭੬੯/ #ਫਲੀ/ 
%7ਤਲ 
ਮਾਨਣੇਸੁਰੀ ਰਾਨੀ _ਅਤਿਹਿ ਸੁ ਸੋਹਨੀ। 
ਸਿੰਘ ਗਰੂਰ ਨ੍ਰਿਪਤਿ ਕੇ ਚਿਤ ਕੀ _ਮੋਹਨੀ। 
ਬੈਰਮ ਸਿੰਘ _ਬਿਲੋਕਿਯੋ ਜਬ _ਤਿਨ ਜਾਇ ਕੈ। 
ਹੋ ਮਦਨ ਬਸ੍ਯ ਹ੍ਹੈ ਗਿਰੀ ਭੂਮਿ ਮੁਰਛਾਇ ਕੇ। ੧। 
ਦੱਖਣ? 
ਉਠਤ ਪ੍ਰੀਤਿ ਪ੍ਰਿਯ ਅਧਿਕ _ਲਗਾਈ। _ਕਾਮ _ਕੇਲ ਤਿਹ ਸਾਥ _ਕਮਾਈ। 
ਬਹੁਰਿ ਜਾਰ ਇਹ ਭਾਤਿ ਉਚਾਰੋ। ਸੁਨੋ ਤ੍ਰਿਯਾ ਤੁਮ ਬਚਨ ਹਮਾਰੋ। _੨। 
ਤੌ ਲਖਿ ਹੋ ਮੈ ਤੁਮੈ ਪ੍ਯਾਰੋ। ਪਤਿ ਦੇਖਤ ਮੁਹਿ ਸਾਥ ਬਿਹਾਰੋਂ। 
ਤਬ ਤੈਸੀ ਤ੍ਰਿਯ ਘਾਤ ਬਨਾਈ। ਸੋ ਮੈ ਤੁਮ ਸੌ ਕਹਤ ਸੁਨਾਈ। ੩। 
ਦੰਹਰਾ 
ਤਿਨ ਘਰ ਭੀਤਰ ਪੀਰ ਕੋ _ਰਾਖਿਯੋ ਥਾਨ _ਬਨਾਇ। 
ਮਾਨਨੇਸੂਰੀ ਘਾਤ _ਲਖਿ _ਦੀਨੋ ਤਾਹਿ _ਗਿਰਾਇ। _੪। 


ਚੱਪਣਾ 

ਢਾਹਿ ਥਾਨ ਨਿਜੁ _ਪਤਿਹਿ _ਦਿਖਾਯੋ। ਪੀਰ ਨਾਮ ਲੈ ਅਤਿ ਡਰ ਪਾਯੋ। 
ਰੋਸ ਅਬੈ ਸੁਰਤਾਨ ਬਢੈਹੈ। ਤੋ ਕੌ ਡਾਰਿ ਖਾਟ ਤੇ ਦੈਹੈ। ੫। 

ਪੁਰਥਮ ਡਾਰਿ ਤਹ ਤੇ ਤੁਹਿ ਦੈ ਹੈ। ਬਹੁਰਿ ਖਾਟ ਕੇ ਤਰੇ ਦਬੈ ਹੈ। 

ਮੋ ਕਹ ਪਕਰਿ ਤਹਾ ਹੀ ਡਰਿ ਹੈ। ਦੁਹੂੰਅਨਿ ਕੌ ਗੋਡਨ ਸੌ_ਮਰਿ ਹੈ। ੬। 
ਰਸਰਨ ਸਾਥ ਬੰਧ ਕਰਿ ਲੈ ਹੈ। ਤਾ ਪਾਛੇ ਤੋ ਕੌ ਉਲਟੈ ਹੈ। 

ਔਧ ਖਾਟ ਤਵ ਉਪਰਿ ਡਰਿ ਹੈ। ਬਹੁਰਿ ਤੁਮੈ ਜਾਨਨ ਸੌ ਮਰਿ ਹੈ। ੭। 
ਪੁਥਮ ਕਥਾ ਤਾ ਸੋ ਯੋ ਕਹੀ। ਖਾਟ ਡਾਰਿ ਪਤਿ ਸੋ ਸ੍ਹੈ ਰਹੀ। 

ਜਬ ਸੋਯੋ ਤਾ ਕੌ ਲਖਿ ਪਾਯੋ। ਦ੍ਰਿੜ ਰਸਰਨ ਕੇ ਸਾਥ ਬੋਧਾਯੋ। ੮। 


ਜਿਵਰਨ ਸਾਥ _ਬਾਧਿ ਤਿਹ ਗਈ। ਸੋਇ ਰਹਿਯੋ ਜੜ ਸੁਧਿ ਨ ਲਈ। 
ਖਾਟ ਤਰੇ ਇਹ ਭਾਤਿ ਕਰੋ ਹੈ। ਜਾਨੁਕ ਮ੍ਰਿਤਕ ਸਿਰ੍ਹੀ ਪੈ ਸੋਹੈ। ੯। 


ਚਰਿਤ੍ਰ ਪਾਖਿਆਨ ੫੬੧ 


ਚਿਮਟ _ਚਿਮਟ ਕੇ _ਉਸ _ਨਾਲ _ਲਿਪਟੀ ਅਤੇ ਮਨ _ਭਾਉਂਦੇ ਢੰਗ _ਨਾਲ _ਰਤੀ-ਕ੍ਰੀੜਾ 
ਕੀਤੀ। ਦਿਨ ਨੂੰ ਵੇਖਦੇ ਹੋਇਆਂ ਇਸਤਰੀ ਨੇ _ਕਾਮ-ਕ੍ਰੀੜਾ ਕੀਤੀ, ਪਰ ਮੂਰਖ ਪਤੀ ਨੇ ਭੇਦ 
ਨ ਪਾਇਆ।੮। 
ਦੰਹਰਾ” 

ਮਨਮਰਜ਼ੀ ਅਨੁਸਾਰ _ਰਤੀ-ਕ੍ਰੀੜਾ ਕਰ ਕੇ ਯਾਰ ਨੂੰ ਭੇਜ ਦਿੱਤਾ ਅਤੇ ਮੂਰਖ (ਪਤੀ) 
ਮੂੰਹ ਅਡੀ ਰਹਿ ਗਿਆ, ਪਰ ਭੇਦ ਨੂੰ ਨ ਪਾ ਸਕਿਆ।੯। 

/ਏਥੋਂ ਨੰ ਲਾਰਤੁੱਪ/ਮਆਨ ਦੇ ਤੁੰਆ ਗਾਰ ਦੇ ਹਾਂ ਭੂਪ ਸੰਵਾਦ ਦੇ 9ਤ੮ਵੈ' ਲਾਰਤ੍ਹ ਟੀ ਸਮਾਪਤੀ 

ਅੜ ਲਭ ਹ/ ੧=੮/ 2%੬੮/ ਜਲਦਾ/ 


੭/ਤਲ 


ਜੱਪਣਾ 

ਉਠ ਕੇ ਇਸਤਰੀ ਨੇ _ਉਸ _ਨਾਲ _ਬਹੁਤ ਪ੍ਰੇਮ _ਕੀਤਾ ਅਤੇ ਉਸ _ਨਾਲ _ਕਾਮ-ਕ੍ਰੀੜਾ 
ਕੀਤੀ। ਫਿਰ ਯਾਰ ਨੇ ਇਸ ਤਰ੍ਹਾਂ ਕਿਹਾ-- ਹੇ ਇਸਤਰੀ! ਤੂੰ ਮੇਰੀ _ਗੌਲ _ਸੁਣ।੨। 

ਮੈਂ ਤੇਰੇ ਪਿਆਰ ਨੂੰ ਤਦ _ਸਮਝਾਂਗਾ ਕਿ ਪਤੀ ਦੇ ਦੇਖਦਿਆਂ ਹੀ ਮੇਰੇ ਨਾਲ _ਰਮਣ 
ਕਰ। _ਤਦ ਉਸ ਇਸਤਰੀ ਨੇ ਅਜਿਹਾ ਚਰਿਤੂ _ਬਣਾਇਆ। _ਉਹ ਮੈਂ (ਹੁਣ) ਤੁਹਾਨੂੰ ਕਹਿ _ਕੇ 
ਸੁਣਾਉ'ਦਾ ਹਾਂ।੩। 


ਦੰਹਰਾ” 

ਉਸ ਨੇ ਘਰ ਵਿਚ ਪੀਰ ਦਾ ਇਕ ਥਾਨ (ਥੇਹ) ਬਣਾਇਆ ਤਾਂ ਮਾਨਨੇਸੂਰੀ ਨੇ ਮੌਕਾ 
ਤਾੜ ਕੇ ਉਸ ਨੂੰ ਡਿਗਾ ਦਿੱਤਾ।੪। 
ਚੱਪਾਣ 


ਥਾਨ ਨੂੰ ਢਾਹ ਕੇ ਆਪਣੇ ਪਤੀ ਨੂੰ ਵਿਖਾਇਆ ਅਤੇ ਪੀਰ ਦਾ ਨਾਮ ਲੈ ਕੇ ਬਹੁਤ 
ਡਰਾਇਆ। _ਹੁਣ ਉਹ _ਪੀਰ (ਸੁਲਤਾਨ ਸਖੀ ਸਰਵਰ) ਬਹੁਤ ਕ੍ਰੋਧਿਤ ਹੋ ਕੇ ਤੁਹਾਨੂੰ ਮੰਜੀ 
ਤੋਂ ਹੇਠਾਂ ਸੁਟ _ਦੇਵੇਗਾ।੫। 

ਪਹਿਲਾਂ ਤਾਂ ਉਹ ਤੁਹਾਨੂੰ ਮੰਜੀ ਤੋਂ _ਡਿਗਾ _ਦੇਵੇਗਾ। _ਫਿਰ ਤੁਹਾਨੂੰ ਮੰਜੀ ਹੇਠਾਂ ਦਬ 
ਦੇਵੇਗਾ। ਮੈਨੂੰ ਵੀ ਪਕੜ ਕੇ ਉਥੇ _ਸੁਟ _ਦੇਵੇਗਾ। ਦੋਹਾਂ ਨੂੰ ਗੋਡਿਆਂ ਨਾਲ _ਮਾਰੇਗਾ।੬। 

ਰਸਿਆਂ ਨਾਲ ਬੰਨ੍ਹ _ਲਏਗਾ ਅਤੇ ਫਿਰ ਤੈਨੂੰ _ਉਲਟਾਏਗਾ। ਤੇਰੇ ਉਪਰ _ਉਲਟੀ ਮੰਜੀ 
ਸੁਟੇਗਾ, _ਫਿਰ ਤੈਨੂੰ _ਜਾਨੋ ਮਾਰ _ਦੇਵੇਗਾ।੭। 

ਪਹਿਲਾਂ ਇਸ ਤਰ੍ਹਾਂ ਕਥਾ ਉਸ ਨੂੰ ਕਹੀ ਅਤੇ ਫਿਰ ਮੌਜੀ ਵਿਛਾ ਕੇ ਪਤੀ ਨਾਲ ਸੌਂ 
ਗਈ। _ਜਦ ਉਸ ਨੂੰ ਸੁਤਾ ਵੇਖਿਆ ਤਾਂ ਰਸਿਆਂ ਨਾਲ ਚੰਗੀ_ਤਰ੍ਹਾਂ ਬੰਨ੍ਹ _ਦਿੱਤਾ।੮। 

ਉਸ ਨੂੰ (ਉਸ ਨੇ) ਰਸਿਆਂ ਨਾਲ ਬੰਨ੍ਹ _ਦਿੱਤਾ। (ਉਹ) ਮੂਰਖ ਸੁੱਤਾ ਰਿਹਾ, (ਕੋਈ) 
ਜਾਗ ਨ __ਆਈ। ਮੰਜੀ ਹੇਠਾਂ ਇਸ ਤਰ੍ਹਾਂ ਕੀਤਾ ਹੈ, ਮਾਨੋ ਲੋਥ ਅਰਥੀ ਉਤੇ ਪਈ ਹੋਵੇ।੯। 


੫੬੨ ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਖਾਟ ਸਾਥ ਦ੍ਰਿੜ _ਬਾਧਿ ਕੈ ਔਧ ਦਿਯੋ ਉਲਟਾਇ। 
ਚੜਿ ਬੈਠੀ ਤਾ ਪਰ ਤੁਰਤੁ ਜਾਰ ਸੈਗਿ ਲਪਟਾਇ। _੧0। 


%7ਤਲ 
ਭਾਤਿ ਭਾਤਿ ਤਿਹ ਤ੍ਰਿਯ ਕੌ ਜਾਰ ਬਜਾਇ ਕੈ। 
ਭਾਤਿ ਭਾਤਿ ਕੇ ਆਸਨ ਲਏ ਬਨਾਇ ਕੈ। 
ਚੁੰਬਨ _ਆਲਿੰਗਨ ਲੀਨੇ _ਰੁਚਿ _ਮਾਨਿ _ਕੈ। 
ਹੋ ਤਰ ਡਾਰਿਯੋ ਜੜ _ਰਹਿਯੋ ਮੋਨ ਮੁਖਿ ਠਾਨਿ ਕੈ। ੧੧। 


ਚੱਪਣਾ 
ਹਾਹਿ ਹਾਇ ਤਰ ਪਰਿਯੋ _ਉਚਾਰੈ। _ਕਹਾ _ਕਰਿਯੋ_ਤੈ ਪੀਰ ਹਮਾਰੈ। 
ਤੁਮੈ ਤ੍ਯਾਗ ਮੈ ਅਨਤ _ਨ_ਪਾਯੋ। _ਜੈਸੋ _ਕਿਯੋ ਤੈਸੋ ਫਲ ਪਾਯੋ। _੧੨। 


%7ਤਲ 
ਅਬ ਮੋਰੋ ਅਪਰਾਧ _ਛਿਮਾਪਨ _ਕੀਜਿਯੈ। 
ਕਛੂ ਚੂਕ ਜੋ ਭਈ ਛਿਮਾ ਕਰਿ ਲੀਜਿਯੈ। 
ਤੋਹਿ ਤ੍ਯਾਗਿ ਕਰਿ ਅਨਤ ਨ _ਕਿਤਹੂੰ ਜਾਇਹੋ। 
ਹੋ ਪੀਰ ਤੁਹਾਰੇ ਸਾਲ ਸਾਲ ਮੈ ਆਇਹੋ। _੧੩। 
ਦੱਪਣ? 
ਜਾਰ ਭੋਗ ਦ੍ਰਿੜ ਜਬ ਕਰਿ ਲਯੋ। ਨ੍ਰਿਪ ਕੌ ਛੋਰਿ ਤਰੇ ਤੇ ਦਯੋ। 
ਪ੍ਰਥਮ ਮੀਤ ਨਿਜੁ ਤ੍ਰਿਯ ਨੈ _ਟਾਰਿਯੋ। ਬਹੁਰਿ ਆਨਿ ਕੈ ਰਾਵ _ਉਠਾਰਿਯੋ। _੧੪। 
ਮੂਰਖ ਕਛੂ _ਭੇਵ ਨਹਿ ਪਾਯੋ। _ਜਾਨਿਯੋ ਮੋਹਿ ਪੀਰ ਪਟਕਾਯੋ। 
ਬੰਧਨ ਛੂਟੇ ਸੁ ਥਾਨ ਸਵਾਰਿਯੋ। ਤ੍ਰਿਯ ਕੌ _ਚਰਿਤ ਨ ਜਿਯ ਮੈ ਧਾਰਿਯੋ। _੧੫। ੧। 


੫ 


/ਏੱਤਾ ਸੰ ਲਾਠਤ੍ਹ _੫ਖੂਯਾਨੇ ,ਤਰ੍‌ਯਾ ਲਾਰਤ੍ਹੇ ਅੰਤਾਂ ਡੂਪ ਨੰਝਾਏੇ /ਏਕ' ਐਂ _ਓਨਤਾਲਸਵੇਂ ਯਾਦ _ਨਨਆਖਤਮ 
ਮਤ ਨਭ#ਆ ਸਤ) _5=੯/ ੨੭੮੩=/ #ਫਲੰ/ 


ਦੰਹਰਾ 

ਹਿਜਲੀ ਬੰਦਰ ਕੋ ਰਹੈ ਬਾਨੀ ਰਾਇ ਨਰੇਸ। 
ਮੇਘਮਤੀ ਰਾਨੀ ਤਹਾ ਰਤਿ ਕੇ ਰਹਤ ਸੁਬੇਸ। _੧। 
ਮਜਲਿਸਿ ਰਾਇ ਬਿਲੋਕਿ ਕੈ ਰੀਝਿ ਰਹੀ ਤ੍ਰਿਯ ਸੋਇ। 
ਬੋਲਿ ਭੋਗ ਤਾ ਸੌ ਕਿਯੋ ਰਘੁਪਤਿ ਕਰੈ ਸੁ ਹੋਇ। ੨। 

ਚੱਪਾਣ 
ਸੁਨਿ ਪਾਯੋ। ਕੋਊ ਜਾਰ ਹਮਾਰੇ ਆਯੋ। 
ਲੈਹੋ 


ਬਾਨੀ 
ਦੋਊ । _ਗਹਰੀ ਨਦੀ ਬੀਚ ਸ਼ੁਰਵੈਹੋ। _੩। 


ਰਾਇ ਜਬ ਯੋ 
ਬਾਧਿ ਭੁਜਾ ਇਹ 


ਚਰਿਤ੍ਰ ਪਾਖਿਆਨ ੫੬੩ 


ਦੰਹਾਰਾ 
ਮੰਜੀ ਨਾਲ ਪਕੀ ਤਰ੍ਹਾਂ ਬੰਨ੍ਹ ਕੇ, ਫਿਰ ਉਸ ਨੂੰ ਉਲਟਾ ਦਿੱਤਾ। ਯਾਰ ਨਾਲ ਲਿਪਟ ਕੇ 
ਉਸ ਉਤੇ ਤੁਰਤ ਚੜ੍ਹ _ਬੈਠੀ।੧0। 


੭%/=ਲ 


ਕਈ ਤਰ੍ਹਾਂ ਨਾਲ _ਉਸ ਇਸਤਰੀ ਨੂੰ ਯਾਰ _ਨੇ ਵਜਾਇਆ _(ਅਰਥਾਤ[! ਪ੍ਰੇਮ ਕ੍ਰੀੜਾ 
ਕੀਤੀ)। ਭਾਂਤ ਭਾਂਤ _ਦੇ ਆਸਣ _ਚੌਗੀ ਤਰ੍ਹਾਂ _ਲਏ। ਆਪਣੀ ਇੱਛਾ ਅਨੁਸਾਰ ਚੁੰਬਨ ਅਤੇ 
ਅਲਿੰਗਨ _ਕੀਤੇ। (ਆਪਣੇ ਪਤੀ ਨੂੰ) ਹੇਠਾਂ ਸੁਟ ਲਿਆ ਅਤੇ ਉਸ _ਮੂਰਖ ਨੇ _ਦੜ ਵੱਟੀ 
ਰਰਿਆ।੧੧। 
ਚੱਪਣਾ 

ਮੰਜੀ ਹੇਠਾਂ ਪਿਆ ਹਾਇ ਹਾਇ ਕਰਦਾ ਕਹਿਣ ਲਗਾ--ਹੇ ਮੇਰੇ ਪੀਰ! ਤੁਸੀਂ ਕੀ ਕਰ 
ਰਹੇ ਹੋ। (ਅਗੋਂ ਪੀਰ ਨੇ ਕਿਹਾ--) ਮੈਂ ਤੈਨੂੰ ਛਡ ਕੇ ਹੋਰ ਕਿਤੇ ਨਹੀਂ _ਜਾਵਾਂਗਾ। ਜਿਹੋ ਜਿਹਾ 
(ਤੂੰ) ਕੀਤਾ ਹੈ, ਓਹੋ ਜਿਹਾ ਫਲ ਪਾਇਆ ਹੈ।੧੨। 
੭%#=ੜਾਲ਼ 


(ਰਾਜੇ ਨੇ _ਕਿਹਾ--) ਹੁਣ ਮੇਰਾ ਅਪਰਾਧ ਖਿਮਾ ਕਰ _ਦਿਓ। ਜੋ ਕੋਈ ਭੁਲ ਹੋ ਗਈ 
ਹੈ, ਉਸ ਨੂੰ ਮਾਫ਼ ਕਰ ਦਿਓ। (ਪੀਰ ਨੇ ਕਿਹਾ--) ਮੈਂ ਤੈਨੂੰ ਤਿਆਗ ਕੇ ਕਿਤੇ ਨਹੀਂ _ਜਾਵਾਂਗਾ। 
(ਰਾਜੇ ਨੇ _ਕਿਹਾ--) ਹੇ ਪੀਰ ਜੀ! ਮੈਂ ਵਰ੍ਹੇ ਦੇ ਵਰ੍ਹੇ ਤੁਹਾਡੇ ਪਾਸ ਆਵਾਂਗਾ।੧੩। 


ਜੱਪਣਾ 

ਯਾਰ ਨੇ ਜਦ ਚੰਗੀ ਤੜ੍ਹਾਂ ਭੋਗ ਕਰ _ਲਿਆ। ਤਾਂ ਰਾਜੇ ਨੂੰ ਹੇਠੋਂ ਛਡ ਦਿੱਤਾ। ਪਹਿਲਾਂ 
ਇਸਤਰੀ ਨੇ ਆਪਣੇ ਮਿਤਰ ਨੂੰ _ਭੇਜਿਆ। ਫਿਰ ਆ ਕੇ ਰਾਜੇ ਨੂੰ ਉਠਾਇਆ।੧੪। 

(ਉਸ) ਮੂਰਖ ਰਾਜੇ ਨੇ ਕੁਝ ਵੀ ਭੇਦ ਨ ਸਮਝਿਆ। (ਉਸ ਨੇ ਸਮਝਿਆ ਕਿ) ਮੈਨੂੰ 
ਪੀਰ ਨੇ _ਪਟਕਾਇਆ ਹੈ। ਬੰਧਨ ਤੋਂ _ਛੁਟਣ ਤੇ (ਉਸ ਨੇ ਪੀਰ ਦੇ) ਥਾਨ ਨੂੰ ਸੰਵਾਰਿਆ। 
ਇਸਤਰੀ ਦੇ ਚਰਿਤੂ ਨੂੰ ਮਨ ਵਿਚ ਨ ਸਮਝ _ਸਕਿਆ।੧੫। 

/ਏਥੋਂ ਸੰ ਗੰਰੇਤੁੰਪ/ਮਆਨ ਦੇ ਤਆ ਗੰਰੇੜ ਦੇ ਮੰਤ ਡੂਪ ਸੰਵਾਦ ਦੇ 5੩੯ਵੇ' ਗਰੇੜ੍ਹ ਦੀ ਸਮਘਤਨੀ 

ਭ ਯਭ_ਹੈ/ 55੯੭ ੨੭੮੨/ ਜ਼ਲਦਾ/ 

ਦੰਹਾਰਾ 

ਹਿਜਲੀ _ਬੰਦਰ ਵਿਚ _ਬਾਨੀ ਰਾਇ ਨਾਂ ਦਾ ਰਾਜਾ ਰਹਿੰਦਾ ਸੀ। (ਉਸ ਦੀ) ਮੇਘਮਤੀ 
ਨਾਂ ਦੀ ਰਾਣੀ ਰਤੀ ਦੇ ਸਰੂਪ ਵਰਗੀ _ਸੀ।੧। ਉਹ ਇਸਤਰੀ ਮਜਲਿਸ ਰਾਇ ਨੂੰ ਵੇਖ ਕੇ 
ਮੋਹਿਤ ਹੋ__ਗਈ। _(ਉਸ ਨੂੰ) ਬੁਲਾ ਕੇ ਉਸ ਨਾਲ ਭੋਗ ਕੀਤਾ। (ਅਗੋਂ) ਜੋ ਭਗਵਾਨ 
ਕਰੇਗਾ, ਉਹੀ _ਹੋਵੇਗਾ।੨। 
ਚੱਪਣਾ 

ਜਦ ਬਾਨੀ ਰਾਇ ਨੇ ਇਹ ਗੱਲ ਸੁਣੀ ਕਿ ਕੋਈ ਯਾਰ ਸਾਡੇ (ਮਹੱਲ ਵਿਚ) ਆਇਆ 
ਹੈ। (ਤਾਂ ਉਸ ਨੇ ਸੋਚਿਆ ਕਿ) ਇਸ ਦੀਆਂ ਦੋਵੇਂ ਬਾਂਹਵਾਂ ਬੰਨ੍ਹ ਲਵਾਂਗਾ ਅਤੇ ਡੂੰਘੀ ਨਦੀ 
ਵਿਚ _ਡੁਬਵਾਵਾਂਗਾ।੩। 


੫੬੪ 


ਸੀ _ਦਸਮ-ਗ੍ਰੰਥ ਸਾਹਿਬ 


ਰਾਨੀ ਬਾਤ ਜਬੈ ਸੁਨ _ਪਾਈ। ਏਕ _ਗੋਹ ਕੌ ਲਯੋ _ਮੰਗਾਈ। 
ਬਾਧਿ ਰਸਨ ਤਾ ਸੋ ਇਕ ਲਿਯੋ। ਤਾਹਿ ਚਰਾਇ ਦਿਵਾਰਹਿ ਦਿਯੋ। ੪। 
ਦੰਹਰਾ” 
ਤਾ ਸੋ ਰਸਨ ਬਨ੍ਹਾਇ ਕੈ ਜਾਰਹਿ ਦਯੋ ਲੰਘਾਇ। 
ਮੂੜ ਰਾਵ ਚਕ੍ਰਿਤ ਰਹਿਯੋ _ਸਕਿਯੋ ਚਰਿਤ੍ਰ ਨ ਪਾਇ। ੫। ੧ 


/ਏੱਤਾ ਸੀ ਲਾਰਤ੍ਹ ੫ਖ੍ਹਯਾਨੇ /ਤਰਯਾ ਲਾਠਤ੍ਹ ਅੰਤਾਂ ਝੂਪ ਅੰਭਾਦੇ /ਏਕਾ ਐਂ _ਚਾਲਸ਼ਵੇਂ _ਲਾਰੇਤ੍ਰ ਸਨਮਤਮ 


ਮਤ ਨਭਨ ਸਤ? _956/ ੨੭੮੮/ %ਫੀ/ 
ਦੰਹਰਾ 
ਭਸਮਾਂਗਦ _ਦਾਨੋ ਬਡੋ ਭੀਮ ਪੁਰੀ ਕੇ ਮਾਹਿ। 
ਤਾਹਿ ਬਰਾਬਰਿ ਭਾਸਕਰਿ ਜੁਧ ਸਮੈ ਮੋ _ਨਾਹਿ। ੧। 
ਚੱਪਾਣ 


ਤਿਨ ਬਹੁ _ਬੈਠਿ ਤਪਸ੍ਯਾ ਕਿਯੋ। ਯੌ _ਬਰਦਾਨ ਰੁਦੂ ਤੇ ਲਿਯੋ। 
ਜਾ ਕੇ ਸਿਰ ਪਰ ਹਾਥ ਲਗਾਵੈ। ਜਰਿ ਬਰਿ ਭਸਮ ਸੁ ਨਰ ਹੋ ਜਾਵੈ। ੨। 


ਤਿਨ ਗੌਰੀ ਕੋ ਰੂਪ _ਨਿਹਾਰਿਯੋ। _ਯਹੈ ਆਪਨੇ ਹਿਿਦੈ ਬਿਚਾਰਿਯੋ। 
ਸਿਵ ਕੇ ਸੀਸ ਹਾਥ ਮੈ ਧਰਿਹੋ। ਛਿਨ ਮੈ ਯਾਹਿ ਭਸਮ ਕਰਿ ਡਰਿਹੋ। ੩। 


ਚਿਤ ਮੈ ਇਹੈ ਚਿੰਤ ਕਰਿ ਧਾਯੋ। ਮਹਾ ਰੁਦੂ ਕੇ ਬਧ ਹਿਤ ਆਯੋ। 
ਮਹਾ ਰੁਦੂ ਜਬ ਨੈਨ ਨਿਹਾਰਿਯੋ। ਨਿਜੁ ਤ੍ਰਿਯ ਕੋ ਲੈ ਸੰਗ _ਸਿਧਾਰਿਯੋ। ੪। 
ਰੁਦੂ ਭਜਤ ਦਾਨੋ ਹੂੰ _ਧਾਯੋ। _ਦਛਿਨ ਪੂਰਬ _ਸਿਵਹਿ ਭੁਮਾਯੋ। 


ਪੁਨਿ ਪਛਿਮ ਕੋ ਹਰ ਜੂ ਧਯੋ। ਪਾਛੇ ਲਗਿਯੋ ਤਾਹਿ ਸੋ _ਗਯੋ। ੫। 


ਦੰਹਰਾ” 
ਦਿਸਨ ਮੈ ਭੂਮਿ ਰਹਿਯੋ ਠੌਰ ਨ ਪਾਯੋ _ਕੋਇ। 
ਦਿਸਿ ਕੋ ਪੁਨਿ ਭਜਿਯੋ ਹਰਿ ਜੂ ਕਰੈ ਸੁ ਹੋਇ। ੬। 


ਦੱਪਲ? 
ਜਬ ਉਤਰ ਕੋ _ਰੁਦੂ _ਸਿਧਾਯੋ। _ਭਸਮਾਂਗਦ ਪਾਛੇ ਤਿਹ ਧਾਯੋ। 
ਯਾ ਕੋ ਭਸਮ ਅਬੈ ਕਰਿ ਦੈਹੋ। ਛੀਨਿ ਪਾਰਬਤੀ ਕੋ ਤ੍ਰਿਯ ਕੈਹੋ। _੭। 


ਆਾਰੜਤਾ ਲਾਲ 
ਦੰਹਾਰਾ 
ਯਾ ਬੌਰਾ ਤੇ ਮੂੜ ਤੈ ਕਾ ਬਰੁ ਲਿਯੋ ਬਨਾਇ। 
ਸਭ ਝੂਠਾ ਸੋ ਜਾਨਿਯੈ ਲੀਨ _ਅਬੈ ਪਤਿਯਾਇ। ੮। 


ਚਰਿਤ੍ਰ ਪਾਖਿਆਨ ੫੬੫ 


ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਇਕ _ਗੋਹ ਨੂੰ ਮੰਗਵਾ ਲਿਆ। ਉਸ 
ਨਾਲ _ਇਕ ਰੱਸਾ ਬੰਨ੍ਹ _ਲਿਆ। ਉਸ ਨੂੰ ਕੰਧ ਉਤੇ ਚੜ੍ਹਾ _ਦਿੱਤਾ।੪। 
ਦੰਹਰਾ 

ਉਸ _(ਗੋਹ) ਨਾਲ ਰੱਸਾ ਬੰਨ੍ਹ ਕੇ, ਯਾਰ ਨੂੰ ਉਥੋਂ _ਕਢ _ਦਿੱਤਾ। ਮੂਰਖ ਰਾਜਾ ਹੈਰਾਨ 
ਰਹਿ ਗਿਆ ਅਤੇ (ਇਸਤਰੀ ਦਾ) ਚਰਿਤਰ _ਨ__ਸਮਝ __ਸਕਿਆ।੫। 

/ਏਥੋਂ ਗੰ ਲਾਰੇਤੂੰਪ/ਮਆਨ ਦੇ ਤੁੰਆ ਲਾਰੜ੍ਹ ਦੇ ਤਾੰ ਭੂਪ ਸੰਵਾਦ ਦੇ _98%ਵੇ' ਲਾੰਠਤ੍ਹ ਦੀ ਸਮਪਤੀ 

ਭਾ ਲਭ ਹ/ _550/ >੭੮੮/ ਜਲਦਾ/ 

ਦੰਹਰਾ 

ਭੀਮਪਰੀ ਵਿਚ _ਭਸਮਾਂਗਦ ਨਾਂ ਦਾ ਵੱਡਾ ਦੈਂਤ (ਰਹਿੰਦਾ ਸੀ)। ਯੁੱਧ ਵਿਚ ਉਸ ਦੇ 
ਬਰਾਬਰ _ਸੂਰਜ _ਵੀ ਨਹੀਂ _ਸੀ।੧। 
ਚੱਪਾਣ 

ਉਸ (ਦੈਂਤ) ਨੇ ਬੈਠ ਕੇ ਬਹੁਤ ਤਪਸਿਆ ਕੀਤੀ ਅਤੇ ਰੁਦੂ ਤੋਂ ਇਹ ਵਰ ਪ੍ਰਾਪਤ 
ਕੀਤਾ। (ਉਹ) ਜਿਸ _ਦੇ ਸਿਰ ਉਤੇ ਹੱਥ _ਲਗਾਵੇਗਾ, ਉਹ ਬੰਦਾ ਸੜ ਬਲ ਕੇ ਭਸਮ ਹੋ 
ਜਾਵੇਗਾ।੨। 

ਉਸ ਨੇ ਗੌਰੀ (ਸ਼ਿਵ ਪਤਨੀ) _ਦਾ ਰੂਪ ਵੇਖਿਆ ਅਤੇ ਆਪਣੇ ਹਿਰਦੇ ਵਿਚ ਇਹ 
ਸੋਚਿਆ। ਮੈਂ ਸ਼ਿਵ ਦੇ ਸਿਰ ਉਤੇ _ਹੌਥ _ਰਖਾਂਗਾ ਅਤੇ ਛਿਣ ਵਿਚ ਉਸ ਨੂੰ ਭਸਮ ਕਰ 
ਦਿਆਂਗਾ।੩। 

ਚਿਤ ਵਿਚ ਇਹੀ ਵਿਚਾਰ ਕੇ ਤੁਰਿਆ ਅਤੇ ਮਹਾ ਰੁਦੂ ਦਾ ਬਧ ਕਰਨ ਲਈ _ਆਇਆ। 
ਜਦ ਮਹਾ ਰੁਦੂ ਨੇ ਨੈਣਾਂ ਨਾਲ ਵੇਖਿਆ ਤਾਂ ਆਪਣੀ ਇਸਤਰੀ ਨੂੰ ਨਾਲ ਲੈ ਕੇ ਭਜ 
ਪਿਆ।੪। 


ਰੁਦੂ ਨੂੰ ਭਜਦਿਆਂ ਵੇਖ ਕੇ ਦੈੱਤ ਵੀ (ਪਿਛੇ) ਭਜ ਪਿਆ ਅਤੇ ਦੱਖਣ ਤੇ ਪੂਰਬ 
ਵਲ ਸ਼ਿਵ ਨੂੰ ਭਜਾਇਆ। ਫਿਰ ਪੱਛਮ ਵਲ ਸ਼ਿਵ ਜੀ ਗਿਆ। (ਦੈਂਤ ਵੀ) ਉਸ ਦੇ 
ਪਿਛੇ ਪਿਛੇ _ਗਿਆ।੫। 
ਦੰਹਰਾ 


(ਸ਼ਿਵ) ਤਿੰਨਾਂ ਦਿਸ਼ਾਵਾਂ ਵਿਚ _ਭਰਮਦਾ ਰਿਹਾ, ਪਰ ਕਿਤੇ ਵੀ ਠਿਕਾਣਾ ਨ _ਮਿਲਿਆ। 
ਫਿਰ ਉੱਤਰ ਦਿਸ਼ਾ ਵਲ _ਭਜਿਆ। ਜੋ ਪ੍ਰਭੂ ਕਰੇਗਾ, _ਉਹੀ _ਹੋਏਗਾ।੬। 
ਜੱਪਣਾ 

ਜਦ ਰੁਦੁ ਉੱਤਰ ਦਿਸ਼ਾ ਵਲ _ਗਿਆ। ਭਸਮਾਂਗਦ ਉਸ ਦੇ ਪਿਛੇ _ਭਜਿਆ। (ਉਹ 
ਕਹਿਣ ਲਗਾ--) ਮੈਂ ਇਸ ਨੂੰ ਹੁਣੇ ਭਸਮ ਕਰ ਦੇਵਾਂਗਾ (ਅਤੇ ਫਿਰ) ਪਾਰਬਤੀ ਨੂੰ ਖੋਹ ਕੇ 
(ਆਪਣੀ) ਇਸਤਰੀ _ਬਣਾਵਾਂਗਾ।੭। 
ਪਾਰਲਤਾੀ ਨੰ _/ਕਹਾ-- 
ਦੰਹਰਾ 

ਹੇ ਮੂਰਖ (ਭਸਮਾਂਗਦ)! ਤੂੰ ਇਸ ਕਮਲੇ ਤੋਂ ਕੀ ਵਰ ਲੈ ਬੈਠਾ ਹੈਂ! (ਇਹ) ਸਭ ਝੂਠ 
ਹੈ, ਇਸ ਹੁਣੇ ਪਰਖ ਕੇ ਵੇਖ ਲੈ।੮। 


02੧੨ ॥ 


੫੬੬ 


ਪੁਥਮ 


ਤਬ ਸਿਰ ਕਰ ਸਿਵ ਜੂ ਕੇ ਧਰਿਯੋ। ਮੋ ਕੋ ਨਿਜੁ ਨਾਰੀ ਲੈ ਕਰਿਯੋ। ੯। 


ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ 
ਹਾਥ ਨਿਜੁ ਸਿਰ ਪਰ ਧਰੋਂ। ਲਹਿਹੋਂ ਏਕ ਕੇਸ ਜਬ _ਜਰੋ। 


ਯੌ ਬਚ ਦੈਤ ਸੂਵਨ ਜਬ _ਕਰਿਯੋ। ਹਾਥ ਅਪਨੇ ਸਿਰ ਪਰ ਧਰਿਯੋ। 
ਛਿਨਕ ਬਿਖੈ ਮੂਰਖ ਜਰਿ ਗਯੋ। ਸਿਵ ਕੋ ਸੋਕ ਦੂਰਿ ਕਰ _ਦਯੋ। ੧0। 


/ਏੰਤਾ ਨੀ ਲਾਰੜ੍ਹ ਪਲ੍ਯਾਨੇ /ਤਿਯਾ ਲਾਰਤ੍ਹੇ ਮੰਡੀ ਭੂਪ ਨੰਠਾਦੇ /ਏਕਾ ਸੌਂ _ /ਏਕਤਾਲੰਨਵੇਂ ਲਾਰਤ੍ਹ_ ਸਨਆਮਤਮ 


ਦੰਹਰਾ” 
ਅਸ ਚਰਿਤ੍ਰ _ਕਰਿ ਪਾਰਬਤੀ ਦੀਨੋ ਅਸੁਰ _ਜਰਾਇ। 
ਫਟਕਾਚਲ ਸਿਵ ਕੇ ਸਹਿਤ ਬਹੁਰਿ _ਬਿਰਾਜੀ ਜਾਇ। _੧੧। ੧। 


ਮਤ _ਨਭਨ ਨ੍ਤ/ _555/ ੨੭੯੯੭ %ਫਲੰ/ 
ਦੰਹਰਾ 
ਸਹਿਰ ਬੇਸਹਰ ਕੇ ਬਿਖੈ _ਬਾਣਾਸੁਰ ਨਰੇਸ। 
ਦੇਸ ਦੇਸ ਏਸੂਰ ਝੁਕੇ _ਜਨੁਕ _ਦੁਤਿਯ _ਅਲਿਕੇਸ। _੧। 
ਚੱਪਾਣ 
ਮਤੀ ਤਾ ਕੀ ਪਟਰਾਨੀ। ਸੁੰਦਰ ਭਵਨ ਤੀਨ ਹੂੰ _ਜਾਨੀ। 
ਜੇਬ ਅਧਿਕ ਤਿਸ ਸੋਹੈ। ਸੁਰ ਨਰ ਜਛ _ਭੁਜੰਗਨ ਮੋਹੈ। ੨। 


ਦੰਹਰਾ 
ਊਖਾ ਨਾਮਾ _ਕੈਨਿਕਾ _ਉਪਜਤ _ਭਈ _ਅਪਾਰ। 
ਲਾਜ ਸੀਲ ਸੁਭ _ਸਕੂਚ ਬੁਤ _ਨਿਜੁ ਕਰਿ _ਕਿਯ ਕਰਤਾਰ। ੩। 


੭%/ਤ=ਲ 


ਹੋ ਬਨ ਬਨ ਭਰਮੈ ਬਿਹੰਗ ਆਜੁ ਲਗਿ ਅੰਤ ਨ_ਪਾਵੈ। ੫। 
ਜਨੁਕ ਪਖਰਿਆ ਤੁਰੈ ਜਨੁਕ ਜਮਧਰ _ਸੀ_ ਸੋਹੈ। 

ਖੜਗ _ਬਾਢਿ ਜਨੁ ਧਰੇ ਪੁਹਪ ਨਰਗਿਸਿ ਤਟ ਕੋ _ਹੈ। 
ਜਨੁਕ ਰੈਨਿ ਕੇ ਜਗੇ ਹੇਰਿ ਹਰ ਨਿਜ ਛਬਿ_ਹਾਰੇ। 

ਹੋ _ਬਾਲਿ ਤਿਹਾਰੇ ਨੈਨ _ਜਨੁਕ ਦੋਊ ਮਤਵਾਰੇ। ੬। 


ਚਰਿਤ੍ਰ ਪਾਖਿਆਨ ੫੬੭ 


ਚੱਪਾਣ 

ਪਹਿਲਾਂ ਆਪਣੇ ਸਿਰ ਉਤੇ ਹੱਥ 
ਚੁਕ _ਲੈਣਾ। ਤਦ ਆਪਣਾ ਹੱਥ ਸ਼ਿਵ 
ਬਣਾ _ਲੈਣਾ।੯। 

ਜਦੋਂ ਦੈਂਤ ਨੇ ਇਹ ਗੱਲ ਸੁਣੀ (ਤਾਂ) ਆਪਣੇ ਸਿਰ ਉਤੇ ਹੱਥ ਧਰਿਆ। ਛਿਣ ਵਿਚ 
ਹੀ ਮੂਰਖ ਸੜ ਗਿਆ (ਅਤੇ ਇਸ ਤਰ੍ਹਾਂ ਪਾਰਬਤੀ ਨੇ) ਸ਼ਿਵ ਦਾ ਦੁਖ ਦੂਰ ਕਰ ਦਿੱਤਾ।੧0। 
ਦੰਹਰਾ” 

ਇਸ ਤਰ੍ਹਾਂ ਚਰਿਤਰ _ਕਰ ਕੇ ਪਾਰਬਤੀ ਨੇ ਦੈਂਤ ਨੂੰ ਸਾੜ ਦਿੱਤਾ ਅਤੇ ਫਿਰ ਕੈਲਾਸ਼ 
ਪਰਬਤ _(“ਫਟਕਾਚਲ”) ਉਤੇ ਸ਼ਿਵ _ਨਾਲ ਜਾ __ ਬਿਰਾਜੀ।੧੧। 


/ਏਥੋਂ ਗੰ ਗਾਠਤੂੱਪ/ਮਆਨ ਦੇ ਤੁੰਆ ਲਾਰਤ੍ਹ ਦੇ ਮੰਤ ਭੂਪ ਸੰਵਾਦ ਦੇ 9%55ਵ' ਲਾਂਨਤ ਦੀ ਸਮਪਤੀ 
ਅਠ ਲਭ ਹੈ? _555/ 2੭੯੯/ ਰਲਟਾ/ 


ਇਕ _ਔਧ ਵਾਲ ਸੜਨ ਲਗੇ (ਤਾਂ ਹੱਥ) 


ਰਖੋ। ਜਦੋਂ 
ਦੇ ਸਿਰ ਉਤੇ ਰਖਣਾ ਅਤੇ ਮੈਨੂੰ ਆਪਣੀ ਇਸਤਰੀ 


ਦੰਹਰਾ 

ਬੇਸਹਰ ਸ਼ਹਿਰ ਦਾ ਬਾਣਾਸੁਰ ਨਾਂ ਦਾ ਰਾਜਾ _ਸੀ। ਦੇਸ਼ ਦੇਸ਼ ਦੇ ਰਾਜੇ (ਉਸ ਅਗੇ) 
ਝੁਕਦੇ ਸਨ, ਇਹ ਸਮਝ ਕੇ (ਕਿ ਉਹ) ਦੂਜਾ ਕੁਬੇਰ ('ਅਲਿਕੇਸ”) ਹੈ।੧। 
ਚੱਪਾਣ 

ਜੋਗ ਮਤੀ ਉਸ _ਦੀ _ਪਟਰਾਣੀ _ਸੀ। ਉਹ ਤਿੰਨਾਂ ਲੋਕਾਂ ਵਿਚ ਸਭ ਤੋਂ ਸੁੰਦਰ ਜਾਣੀ 
ਜਾਂਦੀ ਸੀ। ਉਸ ਦਾ ਜੋਬਨ ਅਤੇ ਸ਼ੋਭਾ ਬਹੁਤ ਸੋਹਜ ਭਰੀ ਸੀ। ਦੇਵਤੇ, ਮਨੁੱਖ, ਯਕਸ਼ ਅਤੇ 
ਭੁਜੰਗ _ਉਸ _ਉਤੇ _ਮੋਹਿਤ _ਸਨ।੨। 
ਦੰਹਰ” 

ਉਨ੍ਹਾਂ ਦੇ ਘਰ ਊਖਾ (ਉਸ਼ਾਂ) ਨਾਂ ਦੀ ਅਪਾਰ (ਸੁੰਦਰਤਾ ਵਾਲੀ) ਲੜਕੀ ਪੈਦਾ ਹੋਈ। 
ਲੌਜਾ, ਸ਼ੀਲ, ਸ਼ੁਭ _ਹੌਯਾ ਅਤੇ ਬੂਤ ਵਾਲੀ ਨੂੰ (ਮਾਨੋ) ਆਪ ਕਰਤਾਰ ਨੇ ਸਿਰਜਿਆ ਹੋਵੇ।੩। 


੭%/=ਲ 


ਉਸ ਨੂੰ ਆਪਣੇ ਸੁੰਦਰ ਅਤੇ _ਅਨੂਪਮ _ਸਰੂਪ _ਵਿਚ _ਬਿਰਾਜਮਾਨ ਵੇਖ ਕੇ ਦੇਵਤੇ, 
ਮਨੁੱਖ, ਯਕਸ਼ ਅਤੇ ਭੁਜੰਗ ਮਨ ਵਿਚ _ਲਜਿਤ ਹੁੰਦੇ ਸਨ। ਉਸ ਦੀ ਟੇਢੀ ਨਜ਼ਰ ਨੂੰ ਵੇਖ ਕੇ 
ਬਿਨਾ ਦਾਮ ਦਿੱਤੇ ਹੀ (ਵਿਅਕਤੀ) ਸਦਾ ਵਿਕ ਜਾਂਦੇ ਸਨ।੪। 

ਉਸ ਦੇ ਨੈਣ ਹਿਰਨ ਵਰਗੇ _ਕਾਲੇ ਅਤੇ _ਤੀਰ ਵਾਂਗ _ਤਿਖੇ _ਸਨ। _ਉਹ ਸ਼ੁਭ _ਸੋਭਾਗ 


ਨਾਲ ਭਰੇ ਹੋਏ ਅਤੇ ਬਹੁਤ ਹੀ _ਕਜਲਾਖੇ ਸ਼ੋਭਦੇ ਸਨ। ਉਸ ਦੇ (ਮੁਖ ਦੀ) ਛਬੀ ਨੂੰ ਵੇਖ ਕੇ 
ਕਮਲ ਦਾ ਫੁਲ ਲਜਾਂਦਾ ਸੀ ਅਤੇ ਬਿਜਲੀ ਕੁੜ੍ਹਦੀ ਸੀ। _ਬਨ _ਬਨ ਵਿਚ ਪੰਛੀ ਭੌਂਦੇ ਫਿਰਦੇ 
ਸਨ, ਪਰ ਅਜੇ ਤਕ (ਉਸ ਦੀ ਸੁੰਦਰਤਾ ਦਾ) ਅੰਤ ਨਹੀਂ ਪਾ ਸਕੇ _ਸਨ।੫। 

ਉਹ ਮਾਨੋ _ਕਾਠੀਆਂ ਵਾਲੇ ਘੋੜੇ ਹੋਣ ਜਾਂ ਮਾਨੋ _ਕਟਾਰ ਵਰਗੇ _ਸ਼ੋਭਦੇ ਹੋਣ। ਉਹ 
ਤਲਵਾਰ ਵਾਂਗ _ਵਢਦੇ ਸਨ ਅਤੇ _ਨਰਗਸ _ਦੇ ਫੁਲ ਵਰਗੇ _ਸਨ। ਮਾਨੋ ਰਾਤ ਦੇ ਜਾਗੇ ਹੋਏ 
(ਦੀਆਂ ਲਾਲ ਅੱਖਾਂ) ਵੇਖ ਕੇ ਅਗਨੀ (“ਹਰ”) ਆਪਣੀ ਛਬੀ ਨੂੰ ਤੁਛ ਸਮਝਦੀ ਹੋਵੇ। ਹੇ 
ਬਾਲਕਾ! ਤੇਰੇ ਦੋਵੇਂ ਨੈਣ ਮਾਨੋ ਬੜੇ _ਮਤਵਾਲੇ _ਹੋਣ।੬। 


ਪ੬੮ 


ਸੀ _ਦਸਮ-ਗ੍ਰੰਥ ਸਾਹਿਬ 


ਚੁੰਚਰੀਟ ਛਬਿ ਹੇਰਿ ਭਏ ਅਬ ਲਗੇ ਦਿਵਾਨੇ। 

ਮ੍ਰਿਗਿ ਅਬ ਲੌ ਬਨ ਬਸਤ ਬਹੁਰਿ ਗ੍ਰਿਹ ਕੌ ਨ ਸਿਧਾਨੇ। 

ਤਪੀਸਨ ਦੁਤਿ ਕੌ ਹੇਰਿ ਜਟਨ ਕੋ ਜੂਟ ਛਕਾਯੋ। 

ਭੂਮਤ ਪੰਖੇਰੂ ਗਗਨ ਪ੍ਰਭਾ ਕੋ ਪਾਰ ਨ_ਪਾਯੋ। _੭। 

ਕੌ ਰੂਪ ਅਨੂਪ ਬਿਧਾਤੈ ਜੋ ਰਚਿਯੋ। 

ਚਤੁਰ ਦਸ ਲੌਗਨ ਕੌ ਯਾ ਮੈ ਗਚਿਯੋ। 

ਕੋਊ ਦੇਵ ਅਦੇਵ ਬਿਲੋਕੈ ਜਾਇ ਕੈ। 

ਗਿਰੈ _ਮੂਰਛਨਾ ਖਾਇ ਧਰਨਿ ਪਰ ਆਇ ਕੈ। ੮। 
ਦੰਹਰਾ 

ਸਹਸੁਬਾਹੁ ਤਾ ਕੋ ਪਿਤਾ ਜਾ ਕੋ _ਬੀਰਜ ਅਪਾਰ। 

ਬਾਹੁ ਸਹਸ ਆਯੁਧ ਧਰੇ ਜਨੁ ਦੂਜੇ ਕਰਤਾਰ। ੯। 

ਛਿਤ ਕੇ ਜਿਤੇ ਛਿਤੇਸ ਸਭ _ਬਡੇ _ਛਤ੍ਿਯਨ _ਘਾਇ। 

ਬਿਪ੍ਰਨ ਕੌ _ਦਛਿਨਾ ਦਈ ਭੂਰਿ ਗਾਇ ਸੈ ਦਾਇ। ੧0। 


€ ਤੀ ਪੁ & € 


ਚੱਪਣਾ 
ਜਾ ਕੌ ਖੰਡ ਡੰਡ ਨਿਤਿ ਭਰੈ। ਤੇ ਸਿਵ ਕੀ ਪੂਜਾ ਨਿਤਿ ਕਰੈ। 
ਏਕ ਦਿਵਸ _ਪਸੁਰਾਟ ਰਿਝਾਯੋ। _ਤੁਮਲ ਜੁਧ _ਮਾਗ੍ਯੋ ਮੁਖ _ਪਾਯੋ। _੧੧। 
/ਨਵ _ਠਾਝ 
ਦੰਹਰਾ 
ਜਬ ਤੇਰੇ ਗ੍ਰਿਹ ਤੇ _ਧਰਨਿ ਧੁਜਾ _ਪਰੈਗੀ ਆਨ। 
ਤੁਮਲ ਜੁਧ ਤਬ ਹੀ ਭਯੋ _ਲੀਜੋ _ਸਮਝਿ _ਸੁਜਾਨਿ। _੧੨। 


ਚੱਪਲਾਂ 


ਸੋਵਤ ਸੁਤਾ ਸੁਪਨ ਯੌ _ਪਾਯੋ। _ਜਾਨੁਕ ਮੈਨ ਰੂਪ ਧਰਿ ਆਯੋ। 
ਤਾਹਿ ਛੋਰਿ ਤਾ ਕੋ ਸੁਤ ਬਰਿਯੋ। ਨਗਰ ਦ੍ਰਾਰਿਕਾ ਚਿਤਵਨ _ਕਰਿਯੋ। _੧੩। 


ਦੰਹਰਾ 
ਚਮਕ ਪਰੀ ਅਬਲਾ ਤਬੈ ਪ੍ਰੀਤਿ ਪਿਯਾ ਕੇ _ਸੰਗ। 
ਪੁਲਿਕ _ਪਸੀਜਤ ਤਨ ਭਯੋ __ਬਿਰਹ _ਬਿਕਲ ਭਯੋ __ਅੰਗ। _੧੪। 
ਦੱਖਣ? 
ਪਿਯ _ਪਿਯ _ਉਠ _ਅਬਲਾਹਿ _ਉਚਰੀ। _ਛਿਤ _ਗਿਰਿ ਗਈ ਦਾਂਤਨੀ _ਪਰੀ। 
ਤਬ _ਸਖਿਯਨ _ਤਿਹ ਲਯੋ __ਉਚਾਈ। _ਰੇਖਾਚਿਤ੍ਰ _ਕਥਾ ਸੁਨਿ _ਪਾਈ। _੧੫। 


ਚਰਿਤ੍ਰ ਪਾਖਿਆਨ ੫੬੯ 


ਵਸੇ ਹੋਏ ਹਨ, ਫਿਰ ਘਰ ਨੂੰ ਨਹੀਂ ਪਰਤੇ ਹਨ। _ਤਪਸਵੀਆਂ ਨੇ ਵੀ ਤੇਰੀ 
ਕੇ _ਜਟਾਵਾਂ ਦੇ ਜੂੜਿਆਂ ਨੂੰ ਖੋਲ ਦਿੱਤਾ ਹੈ। ਪੰਛੀ ਵੀ ਆਕਾਸ਼ ਵਿਚ ਘੁੰਮ ਰਹੇ 
ਦੀ ਛਬੀ 


ਦਾ ਪਾਰ ਨਹੀਂ ਪਾ _ਸਕੇ।੭। 


ਅਨੂਪਮ ਰੂਪ ਵਿਧਾਤਾ ਨੇ ਰਚਿਆ ਹੈ, ਉਸ ਵਿਚ ਚੌਦਾਂ ਲੋਕਾਂ ਦਾ ਸਰੂਪ 
ਉਸ ਨੂੰ ਕੋਈ ਦੇਵਤਾ ਜਾਂ ਦੈਂਤ ਜਾ ਕੇ ਵੇਖਦਾ ਸੀ, ਉਹ ਮੂਰਛਿਤ ਹੋ ਕੇ 


ਧਰਤੀ ਉਤੇ ਡਿਗ ਪੈਂਦਾ ਸੀ।੮। 


ਸਹਸੁਬਾਹੁ _ਉਸ _ਦਾ ਪਿਤਾ ਸੀ, ਜਿਸ ਦਾ ਅਪਾਰ _ਬਲ _ਸੀ। _ਉਹ (ਆਪਣੀਆਂ) 
ਬਾਂਹਵਾਂ ਵਿਚ ਹਜ਼ਾਰ ਸ਼ਸਤ੍ਰ _ਧਾਰਨ _ਕਰਦਾ _ਸੀ ਮਾਨੋ ਦੂਜਾ _ਕਰਤਾਰ ਹੋਵੇ। ੯। ਧਰਤੀ 
ਉਤੇ ਜਿਤਨੇ ਰਾਜੇ ਸਨ, ਉਨ੍ਹਾਂ ਸਾਰਿਆਂ ਵਡਿਆਂ ਛਤ੍ਹੀਆਂ ਨੂੰ ਮਾਰ ਕੇ ਬ੍ਰਾਹਮਣਾਂ ਨੂੰ _ਦੌਛਣਾ 
ਦਿੱਤੀ ਅਤੇ ਬਹੁਤ _ਸਾਰੀਆਂ ਸੈਂਕੜੇ _ਗਊਆਂ _ਦਾਨ _ਦਿੱਤੀਆਂ।੧0। 
ਚੱਪਾਣ 

ਜਿਸ ਦਾ (ਸਾਰੇ) ਖੰਡਾਂ (ਦੇ ਰਾਜੇ) ਦੰਡ ਭਰਦੇ ਸਨ (ਅਰਥਾਤ! ਅਧੀਨਗੀ ਸਵੀਕਾਰ 
ਕਰਦੇ ਸਨ)। ਉਹ ਨਿੱਤ ਸ਼ਿਵ ਦੀ ਪੂਜਾ ਕਰਦਾ ਸੀ। (ਉਸ ਨੇ) ਇਕ ਦਿਨ ਸ਼ਿਵ ('ਪਸੁਰਾਟ”) 
ਨੂੰ ਪ੍ਰਸੰਨ ਕੀਤਾ ਅਤੇ _ਘੋਰ ਯੁੱਧ _ਦਾ ਮੂੰਹ ਮੰਗਿਆ ਵਰਦਾਨ ਪ੍ਰਾਪਤ _ਕੀਤਾ।੧੧। 
ਸ਼ਿਵ ਨੇ _ਕਿਹਾ-- 
ਦੰਹਰਾ” 

ਜਦ ਤੇਰੇ ਘਰ ਦੀ ਧੁਜਾ ਧਰਤੀ ਉਤੇ ਡਿਗ _ਪਵੇਗੀ, ਹੇ ਸੁਜਾਨ! ਸਮਝ ਲਵੋ ਕਿ 
ਉਸੇ ਦਿਨ ਘਮਸਾਨ ਯੁੱਧ _ਹੋਵੇਗਾ।੧੨। 
ਚੱਪਾਣ 

ਉਸ ਦੀ ਪੁੰਤਰੀ ਨੇ ਸੁਤੇ ਹੋਇਆਂ ਇਹ ਸੁਪਨਾ ਵੇਖਿਆ। ਮਾਨੋ (ਉਸ ਦੇ ਘਰ) ਕਾਮ 
ਦਾ ਰੂਪ ਧਾਰ ਕੇ (ਕੋਈ) ਆਇਆ ਹੈ। ਉਸ (ਕਾਮ-'ਪ੍ਰਦੁਮਨ”) ਨੂੰ ਛਡ ਕੇ ਉਸ ਦੇ ਪੁੱਤਰ 
(ਅਨਰੁੱਧ) ਨੂੰ _ਵਰ _ਲਿਆ ਅਤੇ ਦ੍ਰਾਰਿਕਾ ਨਗਰ ਨੂੰ ਯਾਦ _ਕੀਤਾ (ਕਿਉਂਕਿ _ਅਨਰੁੱਧ ਉਥੇ 
ਰਹਿੰਦਾ ਸੀ)।੧੩। 
ਦੰਹਰਾ” 

ਤਦ ਉਸ ਅਬਲਾ ਦਾ ਪ੍ਰੀਤਮ ਨਾਲ ਪ੍ਰੇਮ ਭੜਕ _ਪਿਆ। ਉਸ ਦਾ ਸ਼ਰੀਰ ਰੋਮਾਂਚਿਤ 
ਹੋ _ਗਿਆ ਅਤੇ ਬਿਰਹੋਂ ਕਰ ਕੇ ਅੰਗ ਵਿਆਕੁਲ ਹੋ __ਗਏ।੧੪। 
ਚੱਪਾਣ 

ਅਬਲਾ _ਉਠ ਕੇ 'ਪ੍ਰਿਯ ਪ੍ਰਿਯ` _ਕਹਿਣ _ਲਗੀ। _ਧਰਤੀ ਉਤੇ 
ਪੈ _ਗਿਆ। ਤਦ ਸਖੀਆਂ ਨੇ ਉਸ ਨੂੰ ਉਠਾ ਲਿਆ। ਚਿਤ੍ਰ ਰੇਖਾ (ਨਾਂ ਦੀ) 
(ਸਾਰੀ) ਗੱਲ ਸੁਣੀ।੧੫। 


ਅਤੇ _ਦੰਦੜ 
ਨੇ ਉਸ ਦੀ 


ਪਈ 
ਸਖੀ 


੫੭0 


ਘੂਮਤ _ਨੈਨ _ਖੁਮਾਰੀ ਸੀ ਮਾਨਹੁ _ਗੂੜ _ਅਗੂੜਨ ਭੇਦ _ਬਤਾਵੈ। 

ਤਾਪ ਚੜੀ ਤਿਹ ਕੋ ਤਨ ਕੌ ਸਖੀ ਹਾਰ ਸਿੰਗਾਰ ਕਿਯੋ ਨ ਸੁਹਾਵੈ। 

ਬੇਗਿ ਚਲੋ ਸੁਨਿ ਬੈਨ ਬਲਾਇ ਲਿਉ ਤੇਰੀ ਦਸਾ ਕਹਿ ਮੁਹਿ ਨ ਆਵੈ। 
ਪੀਯ ਕੀ ਪੀਰ ਕਿ ਪੀਰ ਕਛੂ ਨਿਰਖੋ ਪਲ ਮੈ ਕਿ ਮਰਿਯੋ ਬਚਿ ਆਵੈ। ੧੬। 


ਬੋਲਤ ਹੋਂ _ਮਤਵਾਰੇ ਜ੍ਯੋ _ਮਾਨਨਿ _ਡਾਰਤ ਆਖਨਿ _ਤੇ ਜਲ ਜੈਹੈ। 

ਘੋਰਿ ਹਲਾਹਲ ਆਜੁ _ਪਿਯੈ ਨਹਿ ਕਾਸੀ ਬਿਖੈ ਕਰਵਤ੍ਹਿ ਲੈਹੈ। 
ਹੋ ਗ੍ਰਿਹ ਛਾਡਿ ਸਖੀ ਸਭ ਹੀ ਪਟ _ਫਾਰਿ ਅਤੀਤਨਿ ਹ੍ਹਹੈ। 

ਲੇਹੁ ਬਿਲੋਕਿ ਪਿਯਾਰੀ ਕੋ _ਆਨਨ _ਊਖ _ਕਲਾ _ਮਰਿਗੇ ਦੁਖੁ ਪੈਹੈ। _੧੭। 


ਦੰਹਰਾ 
ਚਿਤ੍ਰਰੇਖਾ ਸੁਣਿ ਏ ਬਚਨ ਹਿਤੂ ਹੇਤ ਦੁਖ ਪਾਇ। 
ਪਵਨ _ਡਾਰਿ ਪਾਛੇ _ਚਲੀ _ਤਹਾ ਪਹੂੰਚੀ ਜਾਇ। _੧੮। 


%7ਤਲ 
ਤਾ ਕੋ ਰੂਪ ਬਿਲੋਕਿਯੋ ਜਬ ਹੀ ਜਾਇ ਕੈ। 
ਹਿਤੂ ਹੇਤੁ ਗਿਰਿ ਪਰੀ ਧਰਨਿ ਦੁਖੁ ਪਾਇ ਕੈ। 
ਯਾਹਿ ਸਖੀ ਜਿਹਿ ਬਿਧਿ ਸੋ ਪਿਯਹਿ _ਮਿਲਾਇਯੈ। 
ਹੋ ਜੋਨ ਸੁਪਨਿਯੈ ਲਹਿਯੋ ਵਹੈ ਲੈ ਆਇਯੈ। _੧੯। 


ਚੱਪਲਾਂ 


ਚਿਤ੍ਰਕਲਾ _ਧੌਲਹਰ _ਉਸਾਰਿਸ। _ਚੌਦਹ _ਭਵਨ _ਤਹਾ ਲਿਖਿ _ਡਾਰਿਸ। 
ਦੇਵ ਦੈਤ ਤਿਹ ਠੌਰ _ਬਨਾਏ। _ਗੰਧੂਬ _ਜਛ ਭੁਜੰਗ ਸੁਹਾਏ। ੨0। 


ਦੰਹਰ” 
ਦੇਸ ਦੇਸ ਕੇ ਏਸ ਜੇ ਤਹ ਸਭ ਲਿਖੇ ਬਨਾਇ। 
ਰੋਹਣੇਹ ਪ੍ਰ ਦੁਮਨ ਸੁਤ _ਹਰਿ ਆਦਿਕ _ਜਦੁਰਾਇ। _੨੧। 
ਚੌਦਹ ਪੂਰੀ ਬਨਾਇ _ਕੈ ਤਾਹਿ _ਕਹਿਯੋ _ਸਮਝਾਹਿ। 
ਤੁਮਰੋ ਜਿਯਬ _ਉਪਾਇ ਮੈ ਕੀਯੋ _ਬਿਲੋਕਹੁ ਆਇ। _੨੨। 


ਚੱਪਲਾਂ 


ਦੇਵ ਦਿਖਾਇ ਦੈਤ _ਦਿਖਰਾਏ। _ਗੰਧੂਬ _ਜਛ ਭੁਜੰਗ _ਹਿਰਾਏ। 
ਪੁਨਿ _ਕੈਰਵ ਕੇ ਕੁਲਹਿ ਦਿਖਾਯੋ। _ਤਿਨਹਿ ਬਿਲੌਕਿਨ ਤ੍ਰਿਯ ਸੁਖੁ _ਪਾਯੋ। _੨੩। 


ਚਰਿਤ੍ਰ ਪਾਖਿਆਨ ੫੭੧ 


੭ਾਵੰਯਾ 

(ਉਸ ਦੇ) ਮਸਤ ਨੈਣ (ਇੰਜ) ਘੁੰਮਦੇ ਸਨ ਮਾਨੋ ਕੋਈ ਗੂੜ ਭੇਦ ਪ੍ਰਗਟ 
ਹੋਵੇ। (ਵਿਯੋਗ ਦਾ) ਉਸ ਦੇ ਸ਼ਰੀਰ ਨੂੰ ਤਾਪ ਚੜ੍ਹ ਗਿਆ ਸੀ, ਹੇ ਸਖੀ! ਹਾਰ ਸ਼ਿੰ 
(ਉਸ ਨੂੰ) ਚੰਗੇ ਨਹੀਂ ਲਗਦੇ `ਸਨ। (ਮੈਂ) ਤੇਰੀਆਂ ਬਲਾਵਾਂ ਲੈਂਦੀ ਹਾਂ, ਬਚਨ ਸੁਣ ਕੇ 
ਚਲੋ, ਤੇਰੀ ਹਾਲਤ ਮੇਰੇ ਕੋਲੋਂ ਵੇਖੀ ਨਹੀਂ _ਜਾਂਦੀ। (ਉਸ ਨੂੰ) ਪ੍ਰੀਤਮ ਦੀ ਪੀੜ ਹੈ, ਜਾਂ ਕੋਈ 
ਹੋਰ ਪੀੜ ਹੈ, (ਜਲਦੀ ਚਲ ਕੇ) ਵੇਖੋ, ਉਹ ਪਲ ਭਰ ਵਿਚ ਬਚਦੀ ਹੈ ਜਾਂ ਮਰਦੀ ਹੈ।੧੬। 

ਉਹ _ਮਾਣਮਤੀ _ਮਤਵਾਲਿਆਂ ਵਾਂਗ _ਬੋਲਦੀ ਹੈ ਅਤੇ ਅੱਖਾਂ ਵਿਚੋਂ ਹੰਝੂ ਵਗਦੇ _ਹਨ। 
ਉਸ ਨੇ ਅਜ ਜ਼ਹਿਰ ਘੋਲ ਕੇ ਪੀ ਲਈ ਹੈ ਜਾਂ ਕਾਸ਼ੀ ਵਿਚ ਕਲਵੜ੍ਹ ਲੈ ਕੇ (ਆਪਣੇ ਆਪ 
ਨੂੰ ਚਿਰਵਾ) ਲਿਆ ਹੈ। ਹੇ ਸਖੀ! ਮੈਨੂੰ ਲਗਦਾ ਹੈ ਉਹ ਅਜ ਹੀ ਘਰ 
ਉਤ ਦਿ 
ਉਖ _ਕਲਾ ਦੁਖ ਪਾ ਕੇ ਮਰ ਜਾਵੇਗੀ।੧੭। 
ਦੰਹਰਾ 

ਚਿਤ੍ਰੇਖਾ ਨੇ ਬਚਨ ਸੁਣ ਕੇ (ਆਪਣੀ) ਪਿਆਰੀ ਸਹੇਲੀ ਲਈ ਬਹੁਤ ਦੁਖ ਪਾਇਆ। 
ਉਹ ਪੌਣਾਂ ਦੀ ਚਾਲ ਨਾਲੋਂ ਵੀ ਅਧਿਕ ਤੇਜ਼ ਚਲ ਕੇ ਉਥੇ ਜਾ ਪਹੁੰਚੀ (ਜਿਥੇ _ਉਖ _ਕਲਾ 
ਸੀ)।੧੮। 


੫ 


ਛਡ ਕੇ 
ਕੇ ਵੇਖ ਲੈ, ਨਹੀਂ ਤਾਂ 


੭%/=ਤਲ 

ਉਸ ਨੇ ਜਦ ਜਾ ਕੇ ਉਸ ਦਾ ਰੂਪ ਵੇਖਿਆ ਤਾਂ (ਆਪਣੀ) ਪਿਆਰੀ ਲਈ ਦੁਖੀ ਹੋ 
ਕੇ ਧਰਤੀ ਉਤੇ ਡਿਗ _ਪਈ। ਹੇ ਸਖੀ! ਕਿਸੇ ਤਰ੍ਹਾਂ ਉਸ ਪ੍ਰੀਤਮ ਨਾਲ _ਇਸ ਨੂੰ ਮਿਲਾ 
ਦੇਈਏ। _(ਊਖ _ਕਲਾ _ਕਹਿਣ ਲਗੀ) ਜੋ ਸੁਪਨੇ ਵਿਚ ਵੇਖਿਆ ਹੈ, ਉਸ ਨੂੰ ਲਿਆ ਕੇ 


ਮਿਲਾ _ਦਿਓ।੧੯। 
ਚੱਪਾਣ 

ਚਿਤੁਕਲਾ ਨੇ ਉਥੇ _(ਇਹ ਵੱਡਾ _ਸਾਰਾ) ਮਹੱਲ ਉਸਾਰਿਆ _(ਅਰਥਾਤ[ _ਚਿਤਰਿਆ)। 
ਬਣਾ ਕੇ ਸੁਸ਼ੋਭਿਤ _ਕੀਤੇ।੨0। 
ਦੰਹਰਾ” 

ਜਿਹੜੇ ਜਿਹੜੇ ਦੇਸਾਂ ਦੇ ਸੁਆਮੀ ਸਨ, ਉਨ੍ਹਾਂ ਸਾਰਿਆਂ 
ਪਤੀ _(ਬਲਭਦੂ), _ਪੁਦੁਮਨ ਦੇ ਪੁੱਤਰ _ਅਨਰੁਧ _ਅਤੇ 
ਕੀਤਾ।੨੧। ਚੌਦਾਂ ਪੁਰੀਆਂ ਬਣਾ ਕੇ ਉਸ ਨੂੰ ਸਮਝਾ ਕੇ ਕਿਹਾ ਕਿ ਤੇਰੇ 
ਬਣਾਇਆ ਹੈ, ਆ ਕੇ ਵੇਖ।੨੨। 
ਚੱਪਾਣ 


ਦਾ ਖ਼ਾਨਦਾਨ ਵਿਖਾਇਆ। ਉਨ੍ਹਾਂ ` ਨੂੰ ਵੇਖ ਕੇ ਉਖ _ਕਲਾ ਨੇ ਬਹੁਤ ਸੁਖ ਪ੍ਰਾਪਤ _ਕੀਤਾ।੨੩। 


। 


ਪ੭੨ 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਚੌਦਹਿ ਪੁਰੀ ਬਿਲੋਕ ਕਰਿ _ਤਹਾ ਪਹੂੰਚੀ ਆਇ। 
ਜਹ ਸਭ _ਜਦੁ _ਕੁਲ ਕੇ ਸਹਿਤ ਸੋਭਿਤ ਸ੍ਰੀ _ਜਦੁਰਾਇ। ੨੪। 
ਪ੍ਰਥਮ _ਲਾਗਿਲੀ ਕੌ _ਨਿਰਖਿ _ਪੁਨਿ _ਨਿਰਖੇ _ਜਦੁਰਾਇ। 
ਹਰੈ ਪ੍ਰਸੰਨ੍‌ਯ ਪਾਇਨ ਪਰੀ ਜਗਤ _ਗੁਰੂ _ਠਹਰਾਇ। _੨੫। 
ਦੱਪਲ? 
ਬਹੁਰਿ ਪ੍ਰਦੁਮਨ _ਨਿਹਾਰਿਯੋ _ਜਾਈ। _ਲਜਤ _ਨਾਰਿ _ਨਾਰੀ _ਨਿਹੁਰਾਈ। 
ਤਾ ਕੋ ਪੂਤ ਬਿਲੋਕਿਯੋ ਜਬ ਹੀ। ਮਿਟਿ ਗਯੋ ਸੋਕ ਦੇਹ ਕੋ ਸਭ ਹੀ। ੨੬। 
ਦੰਹਰਾ 
ਧੰਨ੍ਯ _ਮੁਖ _ਕਹਿ ਉਠੀ _ਸਖਿਯਹਿ _ਸੀਸ _ਝੁਕਾਇ। 
ਜੋ ਸੁਪਨੇ ਭੀਤਰ _ਲਹਿਯੋ ਸੋਈ ਦਯੋ __ਦਿਖਾਇ। _੨੭। 
ਚੌਦਹ ਪੁਰੀ ਬਨਾਇ ਕੈ ਪਿਯ ਕੋ ਦਰਸ _ਦਿਖਾਇ। 
ਚਿਤ੍ਰ ਬਿਖੈ ਜਿਹ ਬਿਧਿ ਲਿਖਿਯੋ ਸੋ ਮੈ ਦੇਹੁ ਮਿਲਾਇ। ੨੮। 
ਦੱਪਲ? 
ਚਿਤੁ ਰੇਖ ਜਬ ਯੋ ਸੁਨਿ ਪਾਈ। ਪਵਨ ਰੂਪ ਹ੍ਹੈ ਕੈ ਤਿਤ ਧਾਈ। 


ਦ੍ਰਾਰਕਾਵਤੀ ਬਿਲੋਕਿਯੋ ਜਬ _ਹੀ। ਚਿਤ ਕੌ ਸੋਕ ਦੂਰਿ ਭਯੋ ਸਭ _ਹੀ। ੨੯। 


ਦੰਹਾਰਾ 
ਚਿਤ੍ਰ ਕਲਾ ਤਹ ਜਾਇ ਕੈ ਕਹੇ ਕੁਅਰ ਸੋ ਬੈਨ। 
ਗਿਰਿ _ਬਾਸਿਨ _ਬਿਰਹਨਿ ਭਈ _ਨਿਰਖਿ _ਤਿਹਾਰੇ ਨੈਨ। _੩0। 
ਦੱਪਲ? 
ਲਾਲ _ਕਰੋ ਤਿਹ ਨੌਰ ਪਯਾਨੋ। ਜੌਨ ਦੇਸ ਮੈ ਤੁਮੈ _ਬਖਾਨੋ। 
ਚੜਿ _ਬਿਵਾਨ ਮੈ ਤਹਾ _ਸਿਧਰਿਯੈ। ਧਾਮ _ਪਵਿਤੂ _ਹਮਾਰੋਂ _ਕਰਿਯੈ। _੩੧। 
ਦੰਹਰਾ 
ਅਨਰੁਧ ਸੁਨਿ _ਐਸੇ ਬਚਨ ਤਹ ਤੇ _ਕਿਯੋ _ਪਯਾਨ। 
ਬਹਰ _ਬੇਸਹਰ ਕੇ ਬਿਖੈ ਤਹਾ ਪਹੂੰਚਿਯੋ _ਆਨਿ। ੩੨॥। 
ਜੋ _ਪ੍ਯਾਰੋ ਚਿਤ ਮੈ _ਬਸ੍ਯੋ ਤਾਹਿ ਮਿਲਾਵੈ ਕੋਇ। 
ਤਾ ਕੀ ਸੇਵਾ ਕੀਜਿਯੈ ਦਾਸਨ ਦਾਸੀ ਹੋਇ। ੩੩। 
%7ਤਲ 
ਕਹੌ _ਤ ਦਾਸੀ ਹੋਇ ਨੀਰ _ਗਗਰੀ ਭਰਿ ਲ੍ਯਾਊ। 
ਕਹੋਂ ਤਾ ਬੀਚ ਬਜਾਰ ਦਾਮ ਬਿਨੁ ਦੇਹ ਬਿਕਾਊ। 
ਭ੍ਰਿਤਨ ਭ੍ਰਿਤਨੀ ਹੋਇ ਕਹੋ ਕਾਰਜ ਸੋਊ ਕੈਹੋ। 
ਹੋ ਤਵਪ੍ਰਸਾਦਿ ਮੈ ਸਖੀ ਆਜੁ ਸਾਜਨ ਕਹ _ਪੈਹੌ। ੩੪। 


ਚਰਿਤ੍ਰ ਪਾਖਿਆਨ ੫੭੩ 
ਦੰਹਰਾ 


ਚੌਦਾਂ ਪੁਰੀਆਂ ਨੂੰ ਵੇਖ ਕੇ (ਊਖਾ) ਉਥੇ ਆ ਪਹੁੰਚੀ ਜਿਥੇ ਸਾਰੇ ਖ਼ਾਨਦਾਨ ਸਹਿਤ 
ਕ੍ਰਿਸ਼ਨ ਬਿਰਾਜਮਾਨ _ਸਨ।੨੪। ਪਹਿਲਾਂ _ਬਲਭਦੂ _('ਲਾਗਿਲੀ”) ਨੂੰ ਵੇਖਿਆ, ਫਿਰ ਕ੍ਰਿਸ਼ਨ 
ਵੇਖਿਆ। ਫਿਰ (ਉਸ ਨੂੰ) ਜਗਤ ਗੁਰੂ _ਮਿਥ ਕੇ ਝੁਕ ਕੇ ਪੈਰੀਂ ਪਈ।੨੫। 


[ਵਰ 


ਚੱਪਲਾਂ 

ਫਿਰ ਉਸ ਨੇ ਪ੍ਰਦੁਮਨ ਨੂੰ ਜਾ ਕੇ ਵੇਖਿਆ, (ਤਾਂ ਉਸ) ਇਸਤਰੀ ਨੇ ਸ਼ਰਮਾ ਕੇ 
ਆਪਣੀ ਧੌਣ ('ਨਾਰਿ”) ਨੀਵੀਂ ਕਰ ਲਈ। ਜਦ ਉਸ ਦੇ ਪੁੱਤਰ ਨੂੰ ਵੇਖਿਆ, ਤਾਂ ਸ਼ਰੀਰ ਦੇ 
ਸਾਰੇ ਦੁਖ ਮਿਟ ਗਏ।੨੬। 
ਦੰਹਰਾ” 

ਸਿਰ ਨਿਵਾ ਕੇ ਮੂੰਹੋਂ ਧੰਨ ਧੰਨ ਕਹਿਣ ਲਗੀ ਕਿ ਹੇ ਸਖੀ! ਜੋ (ਮੈਂ) ਸੁਪਨੇ ਵਿਚ 
ਵੇਖਿਆ ਸੀ, ਉਹੀ (ਤੂੰ) ਵਿਖਾ ਦਿੱਤਾ ਹੈ।੨੭। ਚੌਦਾਂ ਪੁਰੀਆਂ ਬਣਾ ਕੇ ਪਿਆਰੇ ਪ੍ਰੀਤਮ ਦੇ 
ਦਰਸ਼ਨ _ਕਰਵਾਏ _ਹਨ। _ਚਿਤਰ _ਵਿਚ _ਜਿਸ ਤਰ੍ਹਾਂ ਲਿਖਿਆ ਹੈ _(ਉਹ ਹੁਣ) ਮੈਨੂੰ ਮਿਲਾ 
ਦੇ।੨੮। 
ਚੱਪਾਣ 

ਚਿਤ੍ਰ-ਰੇਖਾ ਨੇ ਜਦੋਂ ਇਸ ਤਰ੍ਹਾਂ ਸੁਣਿਆਂ ਤਾਂ ਪਵਨ ਦਾ ਰੂਪ ਧਾਰ ਕੇ ਉਧਰ ਨੂੰ ਚਲ 
ਪਈ। _ਜਦ ਦ੍ਰਾਰਿਕਾ ਨਗਰੀ ਵੇਖੀ ਤਾਂ ਚਿਤ ਦਾ ਸਾਰਾ ਦੁਖ ਦੂਰ ਹੋ ਗਿਆ।੨੯। 
ਦੰਹਰਾ 

ਚਿਤ੍ਰਕਲਾ ਨੇ ਉਥੇ ਜਾਕੇ ਕੰਵਰ ਨੂੰ ਕਿਹਾ ਕਿ ਤੁਹਾਡੇ ਨੈਣ ਵੇਖ ਕੇ ਪਰਬਤ ਵਿਚ 
ਰਹਿਣ ਵਾਲੀ _(ਉਖਾ) ਵਿਆਕੁਲ ਹੋ ਗਈ _ਹੈ।੩0। 


ਜੱਪਣਾ 

ਹੈ ਪਿਆਰੇ ਲਾਲ! ਉਸ ਦੇਸ ਵਲ ਜਾਓ ਜਿਸ ਦਾ ਮੈਂ ਤੁਹਾਨੂੰ ਬਖਾਨ ਕਰਦੀ ਹਾਂ। 
ਬਿਮਾਨ ਵਿਚ ਚੜ ਕੇ ਉਥੇ ਚਲੋ ਅਤੇ ਸਾਡਾ _ਘਰ ਪਵਿਤ੍ਰ _ਕਰੋ।੩੧। 
ਦੰਹਰਾ 


ਅਨਰੁਧ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਥੋਂ ਚਲ _ਪਿਆ। ਫਿਰ ਬੇਸਹਰ ਸ਼ਹਿਰ ਵਿਚ 
ਆ ਪਹੁੰਚਿਆ।੩੨। ਜਿਹੜਾ ਪਿਆਰਾ ਚਿਤ ਵਿਚ ਵਸਦਾ ਹੋਵੇ, ਉਸ ਨੂੰ ਜੋ ਕੋਈ ਮਿਲਾ 
ਦੇਵੇ, ਉਸ ਦੀ ਦਾਸਨ ਦਾਸੀ ਹੋਕੇ ਸੇਵਾ ਕਰੀਏ। _੩੩। 


੭%/ਤਲ 


ਹੇ ਸਖੀ! ਕਹੇਂ ਤਾਂ (ਮੈਂ ਤੇਰੀ) ਦਾਸੀ ਹੋ ਕੇ ਪਾਣੀ ਦੀ ਗਾਗਰ _ਭਰ _ਲਿਆਵਾਂ। 
ਕਹੇਂ`_ਤਾਂ ਬਾਜ਼ਾਰ ਵਿਚ ਬਿਨਾ ਦੰਮਾਂ ਦੇ ਦੇਹ ਵੇਚ ਦਿਆਂ। (ਤੇਰੇ) ਦਾਸਾਂ ਦੀ ਦਾਸੀ ਹੋਕੇ 
(ਜੋ_ਤੂੰ) ਕਹੇਂ, ਉਹੀ ਕੰਮ ਕਰਾਂ। ਕਿਉਂਕਿ ਮੈਂ ਅਜ ਤੇਰੀ ਕ੍ਰਿਪਾ ਨਾਲ ਸਜਨ ਨੂੰ ਪ੍ਰਾਪਤ 
ਕੀਤਾ ਹੈ।੩੪। 


੫੭੪ 


ਸੀ ਦਸਮ-ਗੁੁੰਥ ਸਾਹਿਬ 


ਚੱਪਣਾ 
ਆਸਨ ਚੌਰਾਸੀ ਹੂੰ ਲਏ। ਚੁੰਬਨ ਭਾਤਿ ਭਾਤਿ ਸੋ ਦਏ। 
ਅਤਿ _ਰਤਿ ਕਰਤ _ਰੈਨਿ _ਬੀਤਾਈ। _ਉਊਖਾ ਕਾਲ ਪਹੂੰਚਿਯੋ ਆਈ। _੩੭। 
ਭੋਰ ਭਈ ਘਰ _ਮੀਤਹਿ ਰਾਖਿਯੋ। _ਬਾਣਾਸੁਰ ਸੋ ਪ੍ਰਗਟਿ ਨ ਭਾਖਿਯੋ। 
ਤਬ ਲੌ ਧੁਜਾ ਬਧੀ ਗਿਰਿ ਗਈ। ਤਾ ਕੋ ਚਿਤ ਚਿੰਤਾ ਅਤਿ ਭਈ। ੩੮। 


ਦੰਹਾਰਾ 
ਭਾਤਿ ਭਾਤਿ ਕੇ ਸਸਤੁ ਲੈ ਸੂਰਾ ਸਭੈ ਬੁਲਾਇ। 
ਸਿਵ ਕੋ ਬਚਨ ਸੰਭਾਰਿ ਕੈ ਤਹਾ ਪਹੂਚਿਯੋ ਆਇ। ੩੯। 


ਚੱਘਣ?/ 
ਜੋਰ ਅਨੀ ਰਾਜਾ ਇਤਿ ਆਯੋ। ਉਤ ਇਨ ਮਿਲਿ ਕੈ ਕੇਲ ਮਚਾਯੋ। 
ਚੌਰਾਸਿਨ ਆਸਨ _ਕਹ _ਲੇਹੀ। _ਹਸਿ _ਹਸਿ _ਦੋਊ ਅਲਿੰਗਨ _ਦੇਹੀ। _੪0। 


ਕੇਲ ਕਰਤ _ਦੁਹਿਤਾ ਲਖਿ _ਪਾਈ। _ਜਾਗ੍ਯੋ_ ਕ੍ਰੋਧ ਨ੍ਰਿਪਨ ਕੇ _ਰਾਈ। 
ਅਬਹੀ ਇਨ ਦੁਹੂੰਅਨ ਗਹਿ ਲੈਹੈ। ਮਾਰਿ ਕੂਟਿ ਜਮ ਲੋਕ ਪਠੈ ਹੈ। _੪੧। 


ਦੰਹਰਾ 
ਊਖਾ _ਨਿਜੁ _ਪਿਤੁ ਕੇ _ਨਿਰਖਿ ਨੈਨ ਰਹੀ ਨਿਹੁਰਾਇ। 
ਕਰਿਯੈ ਕਛੂ ਉਪਾਇ ਅਬ ਲੀਜੈ ਮੀਤ _ਬਚਾਇ। _੪੨। 
ਉਠਿ _ਅਨਰੁਧ _ਠਾਢੋ ਭਯੋ _ਧਨੁਖ ਬਾਨ ਲੈ _ਹਾਥ। 
ਪ੍ਰਗਟ ਸੁਭਟ ਝਟਪਟ ਕਟੇ ਅਮਿਤ ਬਿਕਟ _ਬਲ _ਸਾਥ। ੪੩। 
ਭਾਲ਼ੰਟਾ ਛੰਦ 
ਪਰਿਯੋ ਲੋਹ _ਗਾੜੋ ਮਹਾ ਜੁਧ _ਮਚਿਯੋ। 
ਲਏ ਪਾਰਬਤੀ ਪਾਰਬਤੀ ਨਾਥ _ਨਚਿਯੋ। 
ਗਹੇ ਸੂਲ ਸੈਥੀ ਸਭੈ ਸੂਰ ਧਾਏ। 
ਮਹਾਕੋਪ ਕੈ ਤੁੰਦ ਬਾਜੀ ਨਚਾਏ। _੪੪। 


ਚਰਿਤ੍ਰ ਪਾਖਿਆਨ ੫੭੫ 


ਹੇ ਸਖੀ! ਤੇਰੀ ਕ੍ਰਿਪਾ ਕਰ ਕੇ ਅਜ ਮੈਂ ਸਜਨ ਨੂੰ ਪ੍ਰਾਪਤ ਕੀਤਾ ਹੈ। ਹੇ ਪਿਆਰੀ! 
ਸੁਣ, ਤੇਰੀ ਕ੍ਰਿਪਾ ਕਰ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ। ਤੇਰੀ ਕ੍ਰਿਪਾ ਨਾਲ ਮੈਂ ਮਿਤਰ 
ਮਨ ਚਾਹਿਆ ਆਨੰਦ ਪ੍ਰਾਪਤ _ਕਰਾਂਗੀ। _ਮੈਂ_ਚੌਦਾਂ _ਪੁਰੀਆਂ ਵਿਚ (ਸਭ ਤੋਂ) ਸੁੰਦਰ 


ਇਸ ਤਰ੍ਹਾਂ ਦੇ ਬਚਨ ਕਹਿ ਕੇ ਮਿਤਰ ਨੂੰ ਬੁਲਾ ਲਿਆ ਅਤੇ ਭਾਂਤ ਭਾਂਤ ਨਾਲ ਲਿਪਟ 
ਕੇ ਮਨ ਭਾਉਂਦੇ ਭੋਗ _ਕੀਤੇ।੩੬। 
ਜੱਪਣਾ 

ਚੌਰਾਸੀ ਆਸਣਾਂ ਅਨੁਸਾਰ ਕੇਲ _ਕੀਤੀ ਭਾਂਤ ਭਾਂਤ _ਦੇ ਚੁੰਬਨ ਦਿੱਤੇ। ਬਹੁਤ ਅਧਿਕ 
ਰਤੀ ਕਰਦਿਆਂ ਰਾਤ ਬਿਤਾ ਦਿੱਤੀ ਅਤੇ ਪ੍ਰਭਾਤ ਦਾ ਸਮਾਂ ਆ _ਗਿਆ।੩੭। 

ਸਵੇਰ ਹੋਣ ਤੇ ਵੀ ਘਰ ਵਿਚ ਮਿਤਰ ਨੂੰ ਰਖਿਆ ਅਤੇ _ਬਾਣਾਸੁਰ ਨੂੰ ਪ੍ਰਗਟ ਰੂਪ 
ਵਿਚ ਨ ਦੁਸਿਆ। ਤਦ ਤਕ ਬੰਨ੍ਹੀ ਹੋਈ ਧੁਜਾ _ਗਿਰ ਗਈ। _(ਫਲਸਰੂਪ) _ਬਾਣਾਸੁਰ ਦੇ ਮਨ 
ਵਿਚ ਬਹੁਤ ਚਿੰਤਾ _ਹੋਈ।੩੮। 
ਦੰਹਰਾ 

(ਬਾਣਾਸੁਰ ਨੇ) ਭਾਂਤ ਭਾਂਤ ਦੇ _ਹਥਿਆਰਾਂ _ਨਾਲ _ਲੈਸ ਸਾਰਿਆਂ ਸੂਰਮਿਆਂ ਨੂੰ ਬੁਲਾ 
ਲਿਆ। ਸ਼ਿਵ ਦੇ ਬਚਨ ਨੂੰ ਯਾਦ ਕਰ ਕੇ ਉਥੇ ਆ ਪਹੁੰਚਿਆ।੩੯। 
ਜੱਪਣਾ 

ਇਧਰ ਰਾਜਾ ਸੈਨਾ ਇਕੱਠੀ ਕਰ ਕੇ ਆ ਗਿਆ। ਉਧਰ ਇਹ (ਦੋਵੇਂ) ਮਿਲ ਕੇ ਰਤੀ- 
ਕੀੜਾ ਕਰਨ _ਲਗੇ। _(ਉਹ) ਚੌਰਾਸੀ ਆਸਣ ਮਾਣਦੇ ਸਨ ਅਤੇ ਦੋਵੇਂ ਹਸ _ਹਸ ਕੇ ਜਫੀਆਂ 
ਪਾਉਂਦੇ _ਸਨ।80। 

ਕਾਮ-ਕ੍ਰੀੜਾ ਕਰਦਿਆਂ ਪੁੱਤਰੀ ਨੂੰ ਵੇਖ ਲਿਆ ਤਾਂ ਰਾਜਿਆਂ ਦੇ ਰਾਜੇ ਦੇ ਮਨ ਵਿਚ 
ਬਹੁਤ ਕ੍ਰੋਧ ਪੈਦਾ ਹੋਇਆ। (ਉਸ ਨੇ ਮਨ ਵਿਚ ਸੋਚਿਆ ਕਿ) ਹੁਣੇ ਇਨ੍ਹਾਂ ਦੋਹਾਂ ਨੂੰ _ਪਕੜਦਾ 
ਹਾਂ ਅਤੇ ਮਾਰ _ਕੁਟ ਕੇ _ਯਮ-ਲੋਕ ਭੇਜਦਾ _ਹਾਂ।੪੧। 
ਦੰਹਰਾ 


ਉਖਾ ਨੇ ਆਪਣੇ ਪਿਤਾ ਨੂੰ ਵੇਖ ਕੇ _ਔਖਾਂ ਨੀਵੀਆਂ _ਕਰ _ਲਈਆਂ। _(ਸੋਚਣ _ਲਗੀ 
ਕਿ) ਹੁਣ ਕੁਝ ਉਪਾ ਕਰੀਏ _ਅਤੇ ਆਪਣੇ _ਮਿਤਰ ਨੂੰ ਬਚਾ ਲਈਏ।੪੨। _ਅਨਰੁਧ _ਹੱਥ 
ਵਿਚ _ਧਨੁਸ਼ ਬਾਣ ਲੈ ਕੇ ਉਠ ਖੜੋਤਾ। (ਉਸ ਨੇ) ਸਾਫ਼ ਤੌਰ ਤੇ ਬਹੁਤ ਸ਼ਕਤੀ ਸਹਿਤ 


ਅਨੇਕਾਂ _ਸੂਰਮਿਆਂ ਨੂੰ ਤੁਰਤ _ਫੁਰਤ _ਕਟ _ਦਿੱਤਾ।੪੩। 


ਭਾਲੰਨ ਛੰਦ 

ਬਹੁਤ ਹਥਿਆਰ _ਖੜਕੇ ਅਤੇ _ਘਮਸਾਨ ਯੁੱਧ _ਮਚਿਆ। ਪਾਰਬਤੀ ਨੂੰ ਲੈ ਕੇ ਸ਼ਿਵ 
ਨਚ _ਉਠਿਆ। _ਸਾਰੇ ਸੂਰਮੇ ਤ੍ਰਿਸ਼ੂਲ ਅਤੇ _ਸੈਹਥੀਆਂ ਲੈ ਕੇ _ਦੌੜੇ। ਬਹੁਤ ਕ੍ਰੋਧਵਾਨ ਹੋਕੇ 
ਤੇਜ਼ ਘੋੜਿਆਂ ਨੂੰ ਨਚਾਇਆ।8੪। 


੫੭੬ 


ਸੀ _ਦਸਮ-ਗੁੁੰਥ ਸਾਹਿਬ 


ਦੱਪਲ? 
ਕੇਤੇ ਪੁਬਲ ਨਿਬਲ ਤਹ ਕੀਨੇ। _ਜੀਤਿ _ਜੀਤਿ ਕੇਤੇ _ਰਿਪੁ ਲੀਨੇ। 
ਕੇਤੇ ਬਿਨੁ _ਪ੍ਰਾਨਨ ਭਟ ਭਏ। ਰਹਿ ਰਹਿ ਸਸਤੂ ਸਾਥ ਹੀ ਗਏ। ੪੫। 


ਭਾਜੰਨਾ ਛੰਦ 
ਕਰੀ ਕ੍ਰੋਰਿ ਮਾਰੇ ਰਥੀ ਕੋਟਿ ਕੂਟੇ। ਕਿਤੇ ਸ੍ਰਾਰ ਘਾਏ ਫਿਰੈ ਬਾਜ ਛੂਟੇ। 
ਕਿਤੇ ਛਤਰ ਛੇਕੇ ਕਿਤੇ ਛਤ੍ਰ ਤੋਰੇ। ਕਿਤੇ ਬਾਧਿ ਲੀਨੇ ਕਿਤੇ ਛੈਲ ਛੋਰੇ। ੪੬। 


ਕਿਤੇ ਭੀਰੁ ਭਾਜੇ ਕਿਤੇ ਕੋਪਿ ਢੂਕੇ। _ਚਹੂੰ ਓਰ ਤੇ ਮਾਰ ਹੀ ਮਾਰਿ ਕੂਕੇ। 
ਲਏ ਬਾਹੁ _ਸਾਹੰਸੂ ਸੋ _ਸਸਤੁ _ਭਾਰੇ। ਚਲਿਯੋ _ਕੋਪਿ ਕੈ ਰਾਜ ਬਾਜੇ ਨਗਾਰੇ। _੪੭। 


ਦੰਹਰਾ 
ਜੁਧ ਭਯੇ ਕਹ ਲੌ ਗਨੋ ਇਤੀ ਨ ਆਵਤ ਸੁਧਿ। 
ਘਾਇਨ ਕੈ ਘਾਇਲ ਭਏ ਬਾਧਿ ਲਯੋ __ਅਨਰੁਧ। _੪੮। 


ਜੈਯਹੁ ਤੁਮ _ਤਹਾ। ਬੈਠੇ ਕ੍ਰਿਸਨ ਸ੍ਯਾਮ ਘਨ _ਜਹਾ। 
ਪਾਇਨ _ਪਰਿ ਰਹਿਯਹੁ। ਹਮਰੀ ਕਥਾ _ਛੋਰਿ ਤੇ ਕਹਿਯਹੁ। _੫0। 


੭%/ਤੜਲ 


ਦੀਨਾ _ਨਾਥ _ਹਮਾਰੀ _ਰਛਾ _ਕੀਜਿਯੈ। 
ਯਾ ਸੰਕਟ ਕੋ _ਕਾਟਿ ਆਇ ਕਰਿ ਦੀਜਿਯੈ। 


ਹੋ _ਤਿਸੀ ਨੌਰ ਤੁਮ ਆਨ ਭਏ ਬ੍ਰਿਜਨਾਥ ਸਹਾਈ। ੫੩। 


ਚਰਿਤ੍ਰ ਪਾਖਿਆਨ ੫੭੭ 


ਜੱਪਣਾ 

ਕਿਤਨੇ ਹੀ ਬਲਵਾਨ ਸੂਰਮਿਆਂ ਨੂੰ ਨਿਰਬਲ _ਕਰ ਦਿੱਤਾ ਅਤੇ _ਕਿਤਨਿਆਂ ਹੀ ਸੂਰਮਿਆਂ 
ਨੂੰ ਜਿਤ ਲਿਆ। ਕਿਤਨੇ ਹੀ ਸੂਰਮੇ ਪ੍ਰਾਣਾਂ ਤੋਂ ਬਿਨਾ ਹੋ ਗਏ। ਅਤੇ ਸ਼ਸਤ੍ਹਾਂ ਨੂੰ _ਹੱਥਾਂ ਵਿਚ 
ਪਕੜੇ _ਹੋਇਆਂ ਹੀ (ਯਮਲੋਕ ਵਲ) ਚਲੇ _ਗਏ।੪੫। 
ਭਾਲੰਨਾ ਛੱਟ 

ਕਰੋੜਾਂ _ਹਾਥੀ ਮਾਰ ਦਿੱਤੇ ਅਤੇ ਕਰੋੜਾਂ _ਰਥਾਂ _ਵਾਲੇ _ਕੁਟ _ਦਿੱਤੇ। ਕਿਤਨੇ _ਹੀ ਸਵਾਰ 
ਮਾਰ ਦਿੱਤੇ ਅਤੇ ਘੋੜੇ ਖੁਲ੍ਹੇ _ਫਿਰਨ। ਕਿਤਨੇ _ਹੀ ਛਤਰ _ਫਾੜ ਦਿੱਤੇ ਅਤੇ ਕਿਤਨੇ ਹੀ ਛਤਰ 
ਤੋੜ ਦਿੱਤੇ। ਕਿਤਨੇ ਹੀ ਸੂਰਮੇ ਫੜ _ਲਏ ਅਤੇ ਕਿਤਨੇ ਹੀ ਛਡ _ਦਿੱਤੇ।੪੬। 

ਕਿਤਨੇ ਹੀ ਡਰਪੋਕ ('ਭੀਰੁ`) ਭਜ ਗਏ ਅਤੇ ਕਿਤਨੇ ਹੀ ਕ੍ਰੋਧ ਨਾਲ ਭਰੇ ਹੋਏ (ਯੁੱਧ 
ਲਈ) ਆਣ ਢੁਕੇ। ਚੌਹਾਂ ਪਾਸਿਆਂ ਤੋਂ 'ਮਾਰੋ_ ਮਾਰੋ” ਦੀਆਂ ਆਵਾਜ਼ਾਂ ਆ ਰਹੀਆਂ ਸਨ। ਸਹਸੁਬਾਹੂ 
ਨੇ ਭਾਰੇ ਸ਼ਸਤ੍ਰ ਧਾਰਨ ਕਰ ਲਏ ਅਤੇ ਕ੍ਰੋਧਿਤ ਹੋ ਕੇ ਚਲ ਪਿਆ ਅਤੇ ਸ਼ਾਹੀ ਨਗਾਰੇ ਵਜਣ 
ਲਗੇ।੪੭। 
ਦੰਹਰਾ 


ਕਿਹੋ ਜਿਹਾ ਯੁੱਧ ਹੋਇਆ, ਉਸ ਦਾ ਵਰਣਨ ਕਰਨ ਦੀ ਸੁਧ ਨਹੀਂ ਆਉਂਦੀ। _ਘਾਉਆਂ 


ਨਾਲ ਘਾਇਲ _ਹੋਏ _ਅਨਰੁਧ ਨੂੰ ਬੰਨ੍ਹ _ਲਿਆ।੪੮। 
ਚੱਖਣਾੰ 

ਜਦੋਂ ਉਖਾ ਨੇ ਇਸ ਤਰ੍ਹਾਂ ਸੁਣਿਆ ਕਿ ਮੇਰਾ ਪ੍ਰੀਤਮ ਬੰਨ੍ਹ ਲਿਆ ਗਿਆ ਹੈ। ਤਦ 
ਰੇਖਾ ਨੂੰ ਸਦ ਲਿਆ ਅਤੇ ਫਿਰ ਦ੍ਰਾਰਿਕਾ ਨਗਰ _ਨੂੰ ਭੇਜ _ਦਿੱਤਾ।੪੯। 

(ਉਸ ਨੂੰ ਕਿਹਾ--) ਤੂੰ ਉਥੇ ਚਲ ਕੇ ਜਾ ਜਿਥੇ ਸ੍ਰੀ ਕ੍ਰਿਸ਼ਨ ਬੈਠੇ ਹਨ। ਮੇਰੀ ਚਿੱਠੀ ਦੇ 
ਕੇ (ਉਨ੍ਹਾਂ ਦੇ) ਪੈਰਾਂ ਉਤੇ ਡਿਗ ਪੈਣਾ ਅਤੇ ਮੇਰੀ _ਗੌਲ ਵਿਸਥਾਰ _ਨਾਲ _ਕਹਿਣਾ।੫0। 
੭%/ੜਾਲ 


(ਉਨ੍ਹਾਂ ਨੂੰ _ਕਹਿਣਾ--) ਹੇ ਦੀਨਾ ਦੇ ਨਾਥ! ਸਾਡੀ ਰਖਿਆ ਕਰੋ ਅਤੇ ਆ ਕੇ ਇਸ 
ਸੰਕਟ ਨੂੰ ਕਟ ਦਿਓ। ਤੁਹਾਡੇ ਪੋਤਰੇ ਨੂੰ ਬੰਧਨ ਪੈ ਗਏ ਹਨ, ਹੁਣੇ (ਉਸ ਨੂੰ) ਛੁੜਾ ਲਵੋ। 
ਤਦ ਆਪਣੇ ਆਪ ਨੂੰ ਦੀਨਾਂ ਦੇ _ਰਖਿਅਕ _ਅਖਵਾਓ।੫੧। 


ਪਹਿਲਾਂ ਆਪ ਨੇ ਬਕੀ ਨੂੰ ਮਾਰ ਕੇ ਫਿਰ ਬਗੁਲਾਸੁਰ ਨੂੰ ਮਾਰਿਆ। ਫਿਰ ਸਕਟਾਸੁਰ 
ਅਤੇ ਕੇਸੀ ਨੂੰ ਮਾਰਿਆ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ _ਦਿੱਤਾ। _ਅਘਾਸੁਰ, 
ਤ੍ਰਿਣਵਰਤ, _ਮੁਸਟ ਅਤੇ _ਚੰਡੂਰ ਨੂੰ _ਮਾਰਿਆ। _ਹੁਣ ਸਾਨੂੰ ਬਚਾ _ਲਵੋ। _ਅਸੀਂ ਸਾਰੇ ਤੁਹਾਡੀ 
ਸ਼ਰਨ ਵਿਚ ਹਾਂ।੫੨। 

ਪਹਿਲਾਂ _ਮਧੁ ਨੂੰ ਮਾਰਿਆ ਫਿਰ ਮੁਰ ਦੈਂਤ ਨੂੰ ਮਸਲ _ਦਿੱਤਾ। ਸਾਰਿਆਂ ਗੋਪਾਂ ਨੂੰ 
ਦਾਵਾਨਲ ਤੋਂ ਬਚਾ ਲਿਆ। ਜਦੋਂ ਬਹੁਤ ਕ੍ਰੋਧਿਤ ਹੋ ਕੇ ਇੰਦਰ ਨੇ ਮੀਂਹ ਵਸਾਇਆ, ਤਾਂ ਉਸ 
ਥਾਂ ਤੇ ਹੇ ਬੁਜਨਾਥ! ਤੁਸੀਂ (ਸਭ ਦੀ) ਸਹਾਇਤਾ _ਕੀਤੀ।੫੩। 


੫੭੮ 


ਸੀ ਦਸਮ-ਗੁੁੰਥ ਸਾਹਿਬ 


ਦੰਹਰਾ 
ਜਹ ਸਾਧਨ ਸੰਕਟ _ਬਨੈ ਤਹ ਤਹ ਲਏ _ਬਚਾਇ। 
ਅਬ _ਹਮਹੋ ਸੰਕਟ _ਬਨਿਯੋ ਕੀਜੈ ਆਨਿ _ਸਹਾਇ। _੫੪। 


%7ਤਲ 
ਚਿਤੁ ਕਲਾ ਇਹ ਭਾਤਿ ਦੀਨ ਹੂੈ ਜਬ _ਕਹੀ। 
ਤਾ ਕੀ ਬ੍ਰਿਥਾ ਸਮਸਤ ਚਿਤ ਜਦੁਪਤਿ ਲਈ। 
ਕੈ ਗਰੁੜ ਅਰੂੜ ਪਹੁੰਚੈ ਆਇ ਕੈ। 
ਬਿਕਟ ਸੁਭਟ ਚਟਪਟ ਕਰਿ ਦਏ ਰਿਸਾਇ ਕੈ। ੫੫॥। 


੨ ੧੨ 


ਚੱਪਣਾ 
ਭੀਰਿ ਪਰੇ ਭਾਜੇ ਭਟ ਭਾਰੇ। ਜਾਇ ਰਾਵ ਪੈ ਬਹੁਰਿ ਪੁਕਾਰੇ। 
ਬੈਠਿਯੋ ਕਹਾ ਦੈਵ ਕੇ ਘਾਏ। ਚੜ੍ਹੇ ਗਰੁੜ _ਗਰੁੜਧੂਜ ਆਏ। _੫੬। 


ਚੱਖਣਾੰ 
ਜੋਰੇ _ਸੈਨ ਜਾਤ ਭਯੋ _ਤਹਾ। _ਗਾਜਤ ਕ੍ਰਿਸਨ ਸਿੰਘ ਜੂ ਜਹਾ। 
ਅਸਤੁ _ਸਸਤੁ _ਕਰਿ ਕੋਪ ਚਲਾਏ। _ਕਾਟਿ ਸ੍ਯਾਮ ਸਭ _ਭੂਮਿ _ਗਿਰਾਏ। ੫੮। 


ਨਰਾਜ ਛੰਦ 
ਸਹਸੂ ਹੀ ਭੁਜਾਨ ਮੈ ਸਹਸੂ _ਅਸਤ੍ਰ _ਸਸਤੂ _ਲੈ। 
ਹਠਿਯੋ _ਰਿਸਾਇ ਕੈ _ਹਠੀ ਕਮਾਨ ਬਾਨ ਪਾਨ ਲੈ। 
ਬਧੇ _ਰਥੀ _ਮਹਾਰਥੀ ਅਪੁਮਾਨ ਬਾਨ ਮਾਰਿ ਕੈ। 
ਦਏ ਪਠਾਇ ਸ੍ੂਰਗ ਸੂਰ ਕੋਪ ਕੌ _ਸਭਾਰਿ ਕੈ। ੫੯। 


ਚੱਪਣਾ 
ਬਹੁ _ਸਾਇਕ ਜਦੁਪਤਿ ਕੌ _ਮਾਰੇ। ਬਹੁ _ਬਾਨਨ ਸੋ ਗਰੁੜ ਪ੍ਰਹਾਰੇ। 
ਬਹੁ _ਸੂਲਨ ਸੋ _ਰਥੀ ਪਰੋਏ। ਲਗੇ ਸੁਭਟ ਸੈਹਥਿਯਨ ਸੋਏ। ੬0। 
ਤਬ ਸ੍ਰੀ ਕੋਪ ਕ੍ਰਿਸਨ ਕਰਿ ਦੀਨੋ। ਖੰਡ ਖੰਡ ਸਤ੍ਰਾਸਤੁ ਕੀਨੋ। 


ਚ 


ਬਾਣਾਸੁਰਹਿ ਬਾਨ ਬਹੁ _ਮਾਰੇ। ਬੇਧਿ ਬਰਮ ਧਨੁ ਚਰਮ _ਸਿਧਾਰੇ। ੬੧। 


ਚਰਿਤ੍ਰ ਪਾਖਿਆਨ ੫੭੯ 


ਦੰਹਰਾ 


ਜਿਥੇ ਜਿਥੇ ਵੀ ਸਾਧ ਪੁਰਸ਼ਾਂ ਉਤੇ ਸਕਟ ਬਣਿਆ ਹੈ, ਉਥੇ ਉਥੇ (ਤੁਸੀਂ) ਬਚਾ ਲਿਆ 
ਹੈ। ਹੁਣ ਸਾਡੇ ਉਤੇ ਸੰਕਟ ਬਣਿਆ ਹੈ, ਸਾਡੀ ਆ ਕੇ ਸਹਾਇਤਾ ਕਰੋ।੫੪। 


੭%/=ਲ 


ਚਿਤਰ _ਕਲਾ ਨੇ ਜਦ ਬਹੁਤ ਆਜਿਜ਼ੀ ਨਾਲ ਇਸ ਤਰ੍ਹਾਂ _ਕਿਹਾ। ਸ੍ਰੀ ਕ੍ਰਿਸ਼ਨ ਨੇ ਉਨ੍ਹਾਂ 
ਦੀ ਸਾਰੀ ਸਥਿਤੀ ਨੂੰ ਹਿਰਦੇ ਵਿਚ ਸਮਝ _ਲਿਆ। (ਉਹ) ਤੁਰਤ ਗਰੁੜ ਉਤੇ ਸਵਾਰ ਹੋਕੇ 
ਉਥੇ ਆ ਪਹੁੰਚੇ ਅਤੇ ਗੁੱਸੇ ਵਿਚ ਆ ਕੇ ਭਿਆਨਕ ਸੂਰਮਿਆਂ ਨੂੰ ਝਝਟਪਟ _ਸੰਘਾਰ ਦਿੱਤਾ।੫੫। 


ਚੱਪਾਣ? 

ਸੰਕਟ ਪੈਣ ਤੇ ਸਾਰੇ ਸੂਰਮੇ ਭਜ _ਗਏ। ਫਿਰ ਜਾ ਕੇ ਰਾਜੇ ਪਾਸ ਪੁਕਾਰ ਕਰਨ ਲਗੇ। 
ਹੇ ਰਬ ਦੇ ਮਾਰੇ! (ਤੂੰ ਇਥੇ) ਕਿਉਂ ਬੈਠਾ ਹੈਂ। (ਉਧਰ) _ਗਰੁੜ ਉਤੇ ਚੜ੍ਹ _ਕੇ _ਭਗਵਾਨ 
ਕ੍ਰਿਸ਼ਨ ਆ ਗਏ ਹਨ।੫੬। 
ਦਾਹਾਰਾ 


ਇਸ ਤਰ੍ਹਾਂ ਸੁਣ ਕੇ ਤਦੋਂ ਰਾਜਾ ਗੁੱਸੇ ਨਾਲ ਰਣ ਨੂੰ ਚੜ੍ਹ _ਚਲਿਆ। (ਕਾਹਲ ਵਿਚ) 
ਉਹ ਤਲਵਾਰ ਬੰਨ੍ਹ ਕੇ ਉਮੰਗ ਵਿਚ ਆ ਗਿਆ ਅਤੇ ਸ਼ਰੀਰ ਉਤੇ ਕਵਚ ਪਾਣਾ ਵੀ ਭੁਲ 
ਗਿਆ।੫੭। 
ਚੱਪਾਣ 

ਸੈਨਾ ਜੋੜ ਕੇ ਉਧਰ ਨੂੰ ਚਲ ਪਿਆ ਜਿਥੇ ਕ੍ਰਿਸ਼ਨ ਸ਼ੇਰ ਵਾਂਗ ਗਜ ਰਿਹਾ ਸੀ। (ਉਸ 
ਦੈਂਤ ਨੇ) ਕ੍ਰੋਧਿਤ ਹੋ ਕੇ ਅਸਤੁ ਅਤੇ ਸ਼ਸਤੁ ਚਲਾਏ ਜਿਨ੍ਹਾਂ ਨੂੰ ਕ੍ਰਿਸ਼ਨ ਨੇ (ਵਿਚੋਂ ਹੀ) ਕਟ 
ਕੇ ਧਰਤੀ ਉਤੇ ਸੁਟ ਦਿੱਤਾ।੫੮। 


ਨਰਾਜ਼ ਛੱਦ 


(ਰਾਜਾ) ਹਜ਼ਾਰ _ਬਾਂਹਵਾਂ ਵਿਚ ਸ਼ਸਤ੍ਰ ਅਤੇ ਅਸਤ _ਲੈ ਕੇ, _ਹਠੀ ਹਠ ਪੂਰਵਕ ਕ੍ਰੋਧਿਤ 
ਹੋ ਕੇ ਅਤੇ ਹੱਥ ਵਿਚ ਧਨੁਸ਼ ਬਾਣ ਲੈ ਕੇ (ਆ ਗਿਆ)। ਉਸ ਨੇ ਬੇਸ਼ੁਮਾਰ ਬਾਣ ਮਾਰ ਕੇ 
ਰਥੀਆਂ ਅਤੇ _ਮਹਾਰਥੀਆਂ ਦਾ ਬਧ _ਕਰ _ਦਿੱਤਾ। (ਬਹੁਤ ਸਾਰੇ) ਸੂਰਮਿਆਂ ਨੂੰ ਕ੍ਰੋਧਵਾਨ ਹੋ 
ਕੇ ਸਵਰਗ ਨੂੰ ਭੇਜ _ਦਿੱਤਾ।੫੯। 


ਚੱਪਣਾ 

(ਉਸ ਦੈਂਤ ਨੇ) ਬਹੁਤ ਅਧਿਕ ਬਾਣ ਸ੍ਰੀ ਕ੍ਰਿਸ਼ਨ ਨੂੰ ਮਾਰੇ ਅਤੇ _ਬਹੁਤ ਸਾਰੇ ਬਾਣ 
ਗਰੁੜ ਨੂੰ ਵੀ ਮਾਰੇ। ਬਹੁਤ ਸਾਰੇ ਸ਼ੂਲਾਂ ਨਾਲ ਰਥਾਂ ਵਾਲਿਆਂ ਨੂੰ 
ਲਗਣ _ਨਾਲ ਬਹੁਤ _ਸਾਰੇ ਸੂਰਮੇ ਸੌ _ਗਏ।੬0। 

ਤਦ ਸੂਹੀ ਕ੍ਰਿਸ਼ਨ ਕ੍ਰੋਧ ਵਿਚ ਆ ਗਏ ਅਤੇ (ਵੈਰੀ ਦੇ) ਸ਼ਸਤ੍ਾਂ ਤਹਾਂ ` ਨੂੰ ਖੰਡ 
ਕਰ ਦਿੱਤਾ। _ਬਾਣਾਸੁਰ ਨੂੰ ਬਹੁਤ ਤੀਰ ਮਾਰੇ। ਉਹ ਧਨੁਸ਼, ਢਾਲ ਅਤੇ ਕਵਚ ਨੂੰ ਵਿੰਨ੍ਹ 
ਨਿਕਲ ਗਏ।੬੧। 


ਪ੮0 


ਸੀ _ਦਸਮ-ਗੁੁੰਥ ਸਾਹਿਬ 


੭%#=ੜਲ 
ਬਹੁਰਿ ਕ੍ਰਿਸਨ ਜੀ ਬਾਨ ਚਲਾਏ ਕੋਪ ਕਰਿ। 
ਬਾਣਾਸੁਰ ਕੇ ਚਰਮ _ਬਰਮ _ਸਰਬਾਸਤ੍ _ਹਰਿ। 
ਇਹ: ਸਜ ਗਿਹ 
ਹੋਂ _ਰਥੀ ਮਹਾਰਥ ਅਤਿ ਰਥਿਯਨ ਕੋ ਘਾਇ ਕੈ। ੬੨। 
ਚਮਕਿ _ਠਾਢ ਭੂਅ ਭਯੋ _ਅਯੁਧਨ ਧਾਰਿ ਕੈ। 
ਗਰੁੜ _ਗਰੁੜ _ਨਾਯਕ ਕੋ __ਬਿਸਿਖ ਪੁਹਾਰਿ ਕੈ। 
ਸਾਤ _ਸਾਤਕਹਿ ਆਠ _ਅਰੁਜਨਹਿ ਮਾਰਿ _ਕਰਿ। 
ਹੋਂ ਕੋਟਿ ਕਰੀ ਕੁਰਰਾਇ ਹਨੇ ਰਿਸਿ ਧਾਰਿ ਕਰਿ। ੬੩। 
ਕੋਪ ਕ੍ਰਿਸਨ ਕੇ ਜਗ੍ਯੋ _ਧੁਜਾ _ਕਾਟਤ ਭਯੋ। 
ਛਿਪੁਛਟਾ ਕਰ _ਛਤ੍ਹ _ਛਿਤਹਿ _ਡਾਰਤ _ਭਯੋ। 
ਚਰਮ _ਬਰਮ _ਰਿਪੁ ਚਰਮ ਕੋਪ ਕਰਿ ਕਾਟਿਯੋ। 
ਹੋਂ _ਰਥ ਰਥਿਯਨ ਰਨ ਭੀਤਰ ਤਿਲ ਤਿਲ ਬਾਟਿਯੋ। ੬੪। 
ਬਡੇ _ਦੁਬਹਿਯਾ ਮਾਰੇ ਕ੍ਰਿਸਨ ਰਿਸਾਇ ਕੈ। 
ਤਿਲ ਤਿਲ ਪਾਇ ਪ੍ਰਹਾਰੇ ਰਥਿਯਨ ਘਾਇ ਕੈ। 
ਛੈਲ _ਚਿਕਨਿਯਾ ਕਾਟੇ ਭੁਜਾ _ਸਹਸੂ _ਹਰਿ। 
ਹੋ ਤਵ ਸਿਵ ਪਹੁਚੇ ਆਇ ਸੁ ਭਗਤ ਬਿਚਾਰਿ ਕਰਿ। ੬੫। 
ਬੀਸ _ਬਾਨ _ਬਿਸੁਇਸ ਕਹ ਬ੍ਰਿਜ ਪਤਿ _ਮਾਰਿਯੋ। 
ਬਹੁਰਿ _ਬਾਨ _ਬਤੀਸ ਸੁ ਵਾਹਿ _ਪੁਹਾਰਿਯੋ। 
ਨਿਰਖਿ ਜੁਧ ਕੋ ਜਛ ਰਹੈ ਚਿਤ ਲਾਇ ਕੈ। 


ਹੋ ਦੇਵ ਅਦੇਵਨ ਦੇਵ ਰਹੇ ਉਰਝਾਇ ਕੈ। ੬੬। 

ਰੁਦੁ ਕੁਧ ਅਤਿ ਭਯੋ ਤਪਤ ਤਪ ਛੋਰਿਯੋ। 

ਸੀਤ ਤਾਪ ਤਜਿ ਕ੍ਰਿਸਨ ਬਕਤ੍ਰ _ਤਿਹ ਮੋਰਿਯੋ। 

ਐਸ ਗੌਰਿ ਸੋ ਗਾਹ ਗਗਨ ਸਰ ਲਾਇ ਕੈ। 

ਹੋ _ਤੁਮਲ ਜੁਧ ਕਰਿ ਲੀਨੋ ਖੇਤ ਛਿਨਾਇ ਕੈ। ੬੭। 
ਦੰਹਰਾ 

ਜੀਤਿ ਸਤ੍ਹ _ਨਿਜੁ ਪੌਤ੍ਹ ਕੀ ਕੀਨੀ ਬੈਦਿ _ਖਲਾਸ। 

ਭਾੜਿ` ਭਾਖਿ ਸਾਜਨ `ਬਜੈ ਚਰਖੇ ਜੁਨਿ_ਸੁਰਿ` ਬ੍ਯਾਸ। ੬੮ 


੭%#=ੜਾਲ਼ 
ਆਨਰੂਧ ਕੌ _ਊਖਾ ਦਈ _ਬਿਵਾਹਿ _ਕੈ। 
ਗਾੜੇ _ਗੜਵਾਰਨ ਗੜ __ਗਜਿਯਨ _ਗਾਹਿ ਕੈ। 
ਹਠੇ _ਹਠੀਲਨ _ਜੀਤਿ ਚਲੇ ਸੁਖ ਪਾਇ ਕੈ। 


੮ 


ਹੋ ਦੰਤ ਬਕਤ੍ੂ ਕੇ ਸੰਗ ਬਨ੍ਯੋ ਰਨ ਆਇ ਕੈ। ੬੯। 


ਚਰਿਤ੍ਰ ਪਾਖਿਆਨ ਪ੮੧ 
੭%/ੜਲ 


ਫਿਰ ਕ੍ਰਿਸ਼ਨ ਨੇ ਕ੍ਰੋਧ ਵਿਚ ਆ ਕੇ ਤੀਰ ਚਲਾਏ। ਜੋ _ਬਾਣਾਸੁਰ ਦੀ ਢਾਲ, _ਕਵਚ 
ਅਤੇ ਸਾਰਿਆਂ ਅਸਤ੍ਰਾਂ ਨੂੰ ਪਾਰ ਕਰ _ਗਏ। (ਉਸ ਦੇ) ਚੌਹਾਂ ਰਥਵਾਨਾਂ ਨੂੰ ਮਾਰ ਕੇ ਡਿਗਾ 
ਦਿੱਤਾ ਅਤੇ _ਰਥੀਆਂ, _ਮਹਾਰਥੀਆਂ _ਨਿਕੇ ਵੱਡੇ _ਰਥਵਾਨਾਂ ਨੂੰ ਮਾਰ _ਦਿੱਤਾ।੬੨। 


ਉਤੇਜਿਤ ਹੋਕੇ ਅਤੇ ਸ਼ਸਤ੍ਰਾਂ ਨੂੰ ਧਾਰ ਕੇ (ਉਹ) ਧਰਤੀ ਉਤੇ ਫਿਰ _ਖੜੋ __ਗਿਆ। 
(ਉਸ ਨੇ) ਗਰੁੜ ਅਤੇ _ਗਰੁੜ ਦੇ ਨਾਇਕ (ਸ੍ਰੀ ਕ੍ਰਿਸ਼ਨ) ਨੂੰ ਬਹੁਤ ਬਾਣ ਮਾਰੇ। ਸੌਤ _ਬਾਣ 
ਸਾਤਕਿ _('ਯੁਯੂਧਾਨ') ਅਤੇ ਔਠ ਬਾਣ ਅਰਜਨ ਨੂੰ ਮਾਰੇ। ਕ੍ਰੋ 
ਕੌਰਵਾਂ ਨੂੰ ਵੀ _ਮਾਰਿਆ।੬੩। 


ਕ੍ਰਿਸ਼ਨ ਨੂੰ ਕਰੋਧ ਆ ਗਿਆ ਅਤੇ (ਉਸ ਦੀ) ਧੁਜਾ ਨੂੰ ਕਟ ਸੁਟਿਆ ਅਤੇ ਛੇਤੀ ਨਾਲ 
ਛਤਰ ਨੂੰ ਧਰਤੀ ਉਤੇ _ਡਿਗਾ _ਦਿੱਤਾ। ਵੈਰੀ ਦੀਆਂ ਢਾਲਾਂ, ਕਵਚਾਂ ਅਤੇ ਚਮੜੀ ਨੂੰ ਕ੍ਰੋਧ ਕਰ 
ਕੇ ਕਟ ਦਿੱਤਾ ਅਤੇ ਰਥਾਂ ਅਤੇ _ਰਥਾਂ ਵਾਲਿਆਂ ਨੂੰ ਯੁੱਧ-ਭੂਮੀ ਵਿਚ ਕਟ ਵਢ ਕੇ ਤਿਲ 
ਤਿਲ ਕਰ _ਕੇ (ਖੇਰੂੰ ਖੇਰੂੰ) _ਕਰ _ਦਿੱਤਾ।੬੪। 


ਕ੍ਰਿਸ਼ਨ ਨੇ ਰੋਹ ਵਿਚ ਆ ਕੇ ਦੋਹਾਂ ਬਾਂਹਵਾਂ ਨਾਲ ਯੁੱਧ _ਕਰਨ ਵਾਲਿਆਂ ਨੂੰ ਮਾਰ 
ਦਿੱਤਾ। _ਰਥਾਂ ਵਾਲਿਆਂ ਨੂੰ ਮਾਰ ਕੇ ਟੁਕੜੇ ਟੁਕੜੇ _ਕਰ _ਦਿੱਤਾ। (ਸਹਸੂਬਾਹੂ ਦੀਆਂ) ਹਜ਼ਾਰ 


ਭੁਜਾਵਾਂ ਅਤੇ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ (“ਹਰਿ”) ਨੇ ਕਟ ਕੇ ਸੁਟ ਦਿੱਤਾ। ਤਦ ਸ਼ਿਵ 
(ਸਹਸੂਬਾਹੂ ਨੂੰ) ਆਪਣਾ _ਭਗਤ _ਸਮਝ _ਕੇ _(ਉਸ ਦੀ ਸਹਾਇਤਾ ਲਈ) _ਆ ਪਹੁੰਚੇ।੬੫। 


ਬ੍ਰਜਪਤੀ ਸ੍ਰੀ ਕ੍ਰਿਸ਼ਨ ਨੇ (ਸ਼ਿਵ ਨੂੰ) ਵਿਸੂਪਤੀ ਕਹਿ ਕੇ ਵੀਹ ਤੀਰ ਮਾਰੇ। ਫਿਰ ਬਤੀ 
ਬਾਣ ਸ਼ਿਵ ਨੇ ਕ੍ਰਿਸ਼ਨ ਨੂੰ ਮਾਰੇ। ਯੁੱਧ ਨੂੰ ਵੇਖਣ ਲਈ ਯਕਸ਼ਾਂ ਨੇ ਵੀ ਚਿਤ ਲਗਾ _ਲਿਆ। 
(ਯੁੱਧ ਨੂੰ ਵੇਖ ਕੇ) ਦੇਵਤੇ ਅਤੇ ਦੈਂਤ ਉਲਝ _ਕੇ ਰਹਿ ਗਏ।੬੬। 

ਰੁਦੂ ਨੇ ਅਤਿ ਕ੍ਰੋਧਿਤ ਹੋ ਕੇ ਤਪਦੇ ਤਾਪ ਨੂੰ _ਛਡਿਆ। ਕ੍ਰਿਸ਼ਨ ਨੇ ਠੰਡੇ ਤਾਪ ਨੂੰ ਛਡ 
ਕੇ ਉਸ ਦਾ ਮੂੰਹ ਮੋੜ ਦਿੱਤਾ। ਇਸ ਤਰ੍ਹਾਂ ਸਾਵਧਾਨੀ ਨਾਲ ਸ਼ਿਵ ਨਾਲ ਆਕਾਸ਼ ਵਿਚ ਬਾਣ 
ਯੁੱਧ _ਕੀਤਾ _ਅਤੇ _ਘਮਸਾਨ ਯੁੱਧ _ਕਰ ਕੇ _ਮੈਦਾਨ ਜਿਤ _ਲਿਆ।੬੭। 


ਦੰਹਰਾ” 

ਵੈਰੀ ਨੂੰ ਜਿਤ ਕੇ ਆਪਣੇ ਪੋਤਰੇ ਦੀ ਬੰਦ _ਖਲਾਸ _ਕੀਤੀ। ਭਾਂਤ ਭਾਂਤ ਦੇ ਵਾਜੇ ਵਜੇ 
ਜਿਨ੍ਹਾਂ ਨੂੰ ਸੁਣ ਕੇ ਦੇਵਤੇ ਅਤੇ ਵਿਆਸ (ਵਰਗੇ ਰਿਸ਼ੀ) ਪ੍ਰਸੰਨ ਹੋਏ।੬੮। 
੭%/ਤਲ 


ਅਨਰੁੱਧ ਦਾ _ਊਖਾ ਨਾਲ ਵਿਆਹ _ਕਰ ਦਿੱਤਾ। ਮਜ਼ਬੂਤ _ਕਿਲ੍ਹਿਆਂ ਵਾਲਿਆਂ (ਸੂਰਮਿਆਂ) 
ਅਤੇ ਹਾਥੀਆਂ ਨੂੰ ਚੰਗੀ ਤਰ੍ਹਾਂ _ਲਿਤਾੜਕੇ (ਇਹ _ਸਭ _ਕੁਝ _ਸੰਭਵ ਹੋਇਆ)। _ਹਠੀਲੇ ਸੂਰਮੇ 
ਹਠੀਆਂ ਨੂੰ ਜਿਤ ਕੇ ਸੁਖ ਪੂਰਵਕ ਚਲ ਪਏ। ਅਤੇ ਫਿਰ ਦੰਤ _ਬਕਤ੍ਰ ਨਾਲ ਯੁੱਧ ਸ਼ੁਰੂ ਹੋਂ 
'ਗਿਆ।੬੯। 


੫੮੨ ਸੀ _ਦਸਮ-ਗੁੁੰਥ ਸਾਹਿਬ 


ਭਾਲੰਨਾ ਛੰਦ 
ਬਕਤ੍ਰਾ ਇਤੇ ਕ੍ਰਿਸਨ ਸੂਰੋ। _ਹਟੈ ਨ _ਹਠੀਲੋ ਮਹਾ ਜੁਧ ਪੂਰੋਂ। 


ਉਤੈ ਦੰਤ 
ਲਏ ਸੂਲ ਸੈਥੀ ਮਹਾਬੀਰ ਰਾਜੈ। _ਲਖੇ ਦਿਤ੍ਯ _ਅਦਿਤ੍ਯ ਕੋ _ਦੂਪੁ _ਭਾਜੈ। _੭0। 


ਤਬੈ ਛਾਡਿ ਕੈ ਚਕ ਦੀਨੋ ਕਨ੍ਹਾਈ। ਬਹੀ ਦੈਤ ਕੀ ਨਾਰਿ ਮੈ ਧਾਰਿ ਜਾਈ। 
ਗਿਰਿਯੋ ਝੂਮਿ ਕੈ ਭੂਮਿ ਮੈ ਕੋਪਿ ਕੂਟਿਯੋ। ਮਨੋ ਮੇਰੁ ਕੋ ਸਾਤਵੋ ਸ੍ਰਿੰਗ ਟੂਟਿਯੋ। ੭੧। 


ਚੱਪਾਣ 
ਹਨਿ ਅਰਿ ਦ੍ਰਾਰਾਵਤੀ ਸਿਧਾਰੇ। _ਭਾਤਿ ਭਾਤਿ ਕੇ ਬਜੇ ਨਗਾਰੇ। 
ਪਠੇ _ਤਰੁਨਿ ਪਖਰਿਯਾ ਹਰਖੇ। ਸੁਰ ਸਭ ਪੁਹਪ ਗਗਨ ਤੇ _ਬਰਖੇ। ੭੨। 


ਦੰਹਰਾ 
ਬਾਹੂ ਛੈ ਬਾਨਾਸੂ _ਕਰਿ _ਦੰਤ _ਬਕਤ੍ਰਹਿ _ਘਾਇ। 
ਹਰੀ ਕ੍ਰਿਸੋਦਰਿ ਜੀਤਿ ਸਿਵ ਧੰਨ੍ਯ _ਧੰਨ੍ਯ _ਜਦੁਰਾਇ। _੭੩। _੧। 


/ਏਤਾ ਹੀ ਲਾਰਤ੍ਹ ੫ਖੂਯਾਨੇ ਤਰਲਾ ਲੰਨਤੋ ਅੰਤਾਂ ਭੂਪ ਨੰਠਾਏੇ /ਏਕਾ ਐਂ /ਨਆਲ਼ਸਵੇਂ ਲਾਠਤ_ ਸਨਪਤਮ 
ਮਤ _ਨਭਨ ਸਤ? _%5੨/ ੨੮੭੦/ #ਫਲੰ/ 


ਦੰਹਾਰਾ 
ਰਾਜ ਮਤੀ ਰਾਨੀ ਰਹੈ ਉਤਰ ਦੇਸ ਅਪਾਰ। 
ਗੜਿ ਬਿਧਨੈ ਤਾ ਸੀ _ਬਧੂ ਔਰ ਨ ਸਕਿਯੋ _ਸਵਾਰਿ। ੧। 
ਬਿਭੂਮ ਦੇਵ ਬਡੋ ਬਲੀ ਤਾ ਕੋ ਰਹੈ ਨਰੇਸ। 
ਤਾ ਕੋ ਤ੍ਰਾਸ ਸਮੁੰਦੂ ਲਗ _ਮਨਿਯਤ ਚਾਰੋ _ਦੇਸ। ੨। 
ਕ੍ਰਿਪਾ ਨਾਥ ਜੋਗੀ ਤਹਾ ਜਾ ਸਮ ਰੂਪ ਨ ਔਰ। 
ਲਖਿ ਅਬਲਾ ਭੂ ਪਰ _ਗਿਰੈ ਭਈ ਮੂਰਛਨਾ ਠੌਰ। ੩। 


ਚੱਪਣਾ 
ਬੋਲਿ ਲਯੋ ਰਾਨੀ ਜੋਗਿਸ `ਬਰ। _ਕਾਮਕੇਲ ਤਾ ਸੋ ਬਹੁ ਬਿਧਿ _ਕਰਿ। 
ਪੁਨਿ ਤਾਹੀ ਆਸਨ _ਪਹੁਚਾਯੋ। _ਰੈਨਿ ਭਈ ਤਬ ਬਹੁਰਿ ਮੰਗਾਯੋ। _੪। 


ਦੰਹਰਾ 
ਭੂਧਰ ਸਿੰਘ ਤਹਾ ਹੁਤੋ ਅਤਿ ਸੁੰਦਰਿ ਇਕ _ਰਾਜ। 
ਸਾਜ _ਬਾਜ ਭੀਤਰ _ਕਿਧੋ _ਬਿਸਕਰਮਾ ਤੇ _ਬਾਜ। _੫। 
ਰਾਜ _ਨਿਰਖਿ ਸੁੰਦਰ _ਘਨੋ ਰਾਨੀ _ਲਿਯੋ__ਬੁਲਾਇ। 
ਪ੍ਰਥਮ ਭੋਗ ਤਾ ਸੌ _ਕਰਿਯੋ _ਪੁਨਿ ਯੌ ਕਹਿਯੋ ਬਨਾਇ। ੬। 


ਚਰਿਤ੍ਰਂ ਪਾਖਿਆਨ ੫੮੩ 


ਭਾਲੰਨਾ ਛੰਦ 

ਉਧਰ _ਦੰਤ _ਬਕਤ੍ੁ ਹੈ ਅਤੇ ਇਧਰ ਕ੍ਰਿਸ਼ਨ ਸੂਰਮਾ ਹੈ। _ਹਠੀਲੇ ਹਟਦੇ ਨਹੀਂ ਹਨ, 
ਯੁੱਧ ਕਰਨ _ਵਿਚ (ਦੋਵੇਂ) ਪ੍ਰਬੀਨ ਹਨ। (ਹੱਥਾਂ ਵਿਚ) ਸ਼ੂਲ ਅਤੇ ਸੈਹਥੀਆਂ ਲੈ ਕੇ ਮਹਾਬੀਰ 
ਸ਼ੋਭ ਰਹੇ _ਹਨ। ਉਨ੍ਹਾਂ ਨੂੰ ਵੇਖ ਕੇ ਦੇਵਤਿਆਂ (ਅਦਿਤ੍ਯ) ਅਤੇ ਦੈੱਤਾਂ (ਦਿਤ੍ਯ) ਦਾ ਹੰਕਾਰ 
ਦੂਰ ਹੁੰਦਾ ਹੈ।੭0। 

ਤਦੇ ਸ੍ਰੀ ਕ੍ਰਿਸ਼ਨ ਨੇ ਚਕੂ _ਛਡ ਦਿੱਤਾ। ਉਸ ਦੀ ਧਾਰ ਦੈਂਤ ਦੀ ਗਰਦਨ ਉਤੇ ਵਜੀ। 
ਕਰੋਧ ਦਾ ਮਾਰਿਆ ਹੋਇਆ ਧਰਤੀ ਉਤੇ _ਭਵਾਟਣੀ ਖਾ ਕੇ ਡਿਗ ਪਿਆ। (ਇੰਜ ਪ੍ਰਤੀਤ 
ਹੁੰਦਾ ਸੀ) ਮਾਨੋ ਸੁਮੇਰ ਪਰਬਤ _ਦੀ ਸੱਤਵੀਂ ਚੋਟੀ ਡਿਗ ਪਈ ਹੋਵੇ।੭੧। 
ਚੱਪਾਣ 

(ਸ੍ਰੀ ਕ੍ਰਿਸ਼ਨ) ਵੈਰੀ ਨੂੰ ਮਾਰ ਕੇ ਦ੍ਰਾਰਿਕਾ ਚਲੇ _ਗਏ। ਭਾਂਤ ਭਾਂਤ ਦੇ ਨਗਾਰੇ _ਵਜੇ। 
ਅਪੌਂਛਰਾਵਾਂ _('ਤਰੁਨਿ”) ਨੇ ਖੁਸ਼ੀ ਨਾਲ ਉਨ੍ਹਾਂ ਲਈ _(ਸੁਵਰਗ _ਵਿਚ ਆਣ ਵਾਸਤੇ) ਘੋੜੇ 
ਭੇਜੇ ਅਤੇ ਸਾਰਿਆਂ ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ _ਬਰਖ _ਕੀਤੀ।੭੨। 
ਦੰਹਰਾ” 


(ਉਖਾ ਨੂੰ) ਹਰਨ ਅਤੇ ਸ਼ਿਵ ਨੂੰ ਜਿਤਣ ਵਾਲੇ ਸਹੀ ਕ੍ਰਿਸ਼ਨ ਧੰਨ _ਹਨ।੭੩। 


/ਏਥੋਂ ਗੰ ਯਾਰਤੂੱਪ/ਮਆਨ ਦੇ ਤੰਆ ਲਾਰਤੂ ਦੇ ਮੰਡੀ ਝੂਪ ਸੰਵਾਦ ਦੇ 55ਵੋ' ਲਾੰਰਤਹ ਦੀ ਸਮਾਪਤੀ 
ਭਾ ਲਭ ਹੰ/ _5੪੨/ ੨੮੭੨੪ ਜ਼ਲਦਾ/ 


ਜਾਂਦਾ ਸੀ (ਅਰਥਾਤ! ਉਸ ਦੀ ਧਾਕ ਬੈਠੀ ਹੋਈ ਸੀ)।੨। ਉਥੇ 
ਯੋਗੀ ਰਹਿੰਦਾ ਸੀ ਜਿਸ ਵਰਗਾ ਕਿਸੇ ਹੋਰ ਦਾ ਰੂਪ ਨਹੀਂ ਸੀ। ਉਸ ਨੂੰ 
ਵੇਖ ਕੇ ਰਾਣੀ ਧਰਤੀ ਉਤੇ ਮੂਰਛਿਤ ਹੋ ਕੇ ਡਿਗ _ਪਈ।੩। 


ਰਾਣੀ ਨੇ (ਆਪਣੇ ਕੋਲ) ਜੋਗੀ ਨੂੰ ਬੁਲਾ _ਲਿਆ। _ਉਸ _ਨਾਲ ਬਹੁਤ _ਢੰਗਾਂ ਨਾਲ 
ਕਾਮ-ਕ੍ਰੀੜਾ _ਕੀਤੀ। ਫਿਰ ਉਸ ਨੂੰ (ਆਪਣੇ) ਥਾਨ ਉਤੇ ਭੇਜ ਦਿੱਤਾ। ਰਾਤ ਪੈਣ ਤੇ ਫਿਰ 
ਬੁਲਾ ਲਿਆ।੪। 
ਦੰਹਰਾ 

ਉਥੇ _ਭੂਧਰ ਸਿੰਘ ਨਾਂ ਦਾ ਇਕ ਸੁੰਦਰ ਰਾਜਾ ਸੀ ਜੋ ਸਜ ਧਜ ਵਿਚ ਵਿਸ਼ੂਕਰਮਾ 
ਵੀ ਵੱਧ ਸੀ।੫। ਉਸ ਅਤਿ ਸੁੰਦਰ ਰਾਜੇ ਨੂੰ ਵੇਖ ਕੇ ਰਾਣੀ ਨੇ 
ਨਾਲ ਭੋਗ _ਕੀਤਾ _ਅਤੇ _ਫਿਰ ਇਸ ਤਰ੍ਹਾਂ _ਕਿਹਾ--।੬। 


ਸੀ ਦਸਮ-ਗੁੁੰਥ ਸਾਹਿਬ 


੭%#ਤਲ 
ਸੁਨਿਹੋਂ ਪ੍ਰੀਤਮ ਰਾਜ _ਕਾਜ _ਮੁਰ _ਕੀਜਿਯੈ। 
ਛੋਰਿ ਭੰਡਾਰ _ਹਮਾਰੋ _ਲੀਜਿਯੈ। 
ਤਰ ਮੰਡਪ ਏਕ _ਬਨਾਇਯੈ 
ਹੋ _ਮੰਡਪ ਲਖਿਯੋ ਨ ਜਾਇ ਭੂਮਿ ਲਹਿ ਜਾਇਯੈ। ੭। 
ਛੋਰਿ ਭੰਡਾਰ 


ਰਾਜਹਿ ਰਾਨੀ ਰੋਜ _ਬੁਲਾਵੈ। _ਭਾਤਿ _ਭਾਤਿ ਕੇ ਕੇਲ ਕਮਾਵੈ 
ਅਤਿ ਸਨੇਹ ਤਾ ਸੋ ਉਪਜਾਯੋ। _ਜਨੁਕ ਸਾਤ ਫੇਰਨ ਕੋ _ਪਾਯੋ। ੯। 


ਕੇਲ ਕਮਾਇ ਰਾਜ _ਜਬ _ਜਾਵੈ। _ਤਬ ਰਾਨੀ _ਜੋਗਿਯਹਿ _ਬੁਲਾਵੈ। 
ਚਿਮਟਿ ਚਿਮਟਿ ਤਾ ਸੋ ਰਤਿ ਮਾਨੈ। ਮੂਰਖ ਰਾਵ ਭੇਦ ਨਹਿ ਜਾਨੈ। ੧0। 


ਕਾਮ ਅਧਿਕ ਦਿਨ ਰਾਜ ਸੰਤਾਯੋ। ਬਿਨੁ _ਬੋਲੇ ਰਾਨੀ ਕੇ ਆਯੋ। 
ਕੇਲ ਕਰਤ ਸੋ _ਤ੍ਰਿਯ ਲਖਿ ਪਾਈ। _ਤਾ ਕੇ ਕੋਪ ਜਗ੍ਯੋ _ਜਿਯ _ਆਈ। _੧੧। 


੭%/ਤਲ 
ਕੇਲ _ਕਰਤ ਰਾਨੀ ਤਿਹ _ਲਖਿਯੋ ਬਨਾਇ ਕੈ। 
ਬਾਧਿ ਰਸਰਿਯਨ ਲਿਯੋ ਸੁ _ਦਿਯੋ ਜਰਾਇ ਕੈ। 
ਕ੍ਰਿਪਾ ਨਾਥ ਕੇ ਸਾਥ ਕਹਿਯੋ ਯੌ ਜਾਇ ਕਰਿ। 
ਹੋ ਜੋ ਮੈ ਕਹੋਂ ਚਰਿਤ੍ਰ ਸੁ ਕਰਿਯੈ ਨਾਥ ਬਰ। ੧੨ 
ਚੱਪਾਣ 
ਖਾਨ ਪਾਨ ਆਗੇ ਤਵ ਧਰਿਹੋ। ਮੁੰਦ੍ਰਿਤ ਮਠ ਕੋ ਦ੍ਰਾਰਨਿ ਕਰਿਹੌ 
ਖੋਦਿ ਭੂਮਿ ਇਕ ਚਰਿਤ੍ਰ ਦਿਖੈਹੌ। ਤਵ ਚਰਨਨ ਤਰ ਰਾਵ ਝੁਕੈਹੌ। ੧੩ 


ਯੌ _ਕਹਿ ਮੂੰਦਿ ਦੁਆਰਨ _ਲਿਯੋ। ਆਗੇ ਢੇਰ ਭਸਮ _ਤਿਹ ਕਿਯੋ। 
ਆਪੁ ਰਾਵ ਸੌ ਜਾਇ ਜਤਾਯੋ। ਸੋਵਤ ਸਮੈ ਸੁਪਨ ਮੈ _ਪਾਯੋ। _੧੪। 


ਇਕ ਜੋਗੀ ਸੁਪਨੇ ਮੈ ਲਹਿਯੋ। ਤਿਹ ਮੋ _ਸੋ ਐਸੇ ਜਨੁ _ਕਹਿਯੋ 
ਖੋਦਿ ਭੂਮਿ ਤੁਮ ਮੋਹਿ ਨਿਕਾਰੋ। ਹੈ ਬਡੋ ਪ੍ਰਤਾਪ ਤਿਹਾਰੋ। ੧੫। 


ਚਰਿਤ੍ਰ ਪਾਖਿਆਨ ਪ੮੫ 
%/ੜਲ਼ 


ਹੇ ਮੇਰੇ ਪ੍ਰੀਤਮ ਰਾਜਨ! ਸੁਣੋਂ, ਮੇਰਾ (ਇਕ) ਕੰਮ ਕਰੋ। ਕੁਝ ਧਨ ਛਡ ਕੇ ਮੇਰਾ ਸਾਰਾ 
ਖ਼ਜ਼ਾਨਾ ਲੈ _ਲਵੋ। _ਧਰਤੀ ਨੂੰ _ਪੁਟ ਕੇ ਹੇਠਾਂ ਇਕ _ਮਠ _('ਮੰਡਪ”) _ਬਣਾਓ। (ਉਹ) ਮਠ 
(ਉਪਰੋਂ) ਵੇਖਿਆ ਨ ਜਾ ਸਕੇ, ਬਸ ਭੂਮੀ ਦਾ ਹੀ ਪਤਾ _ਲਗੇ।੭। 


ਫਿਰ ਉਸ ਨੇ (ਕੁਝ) ਭੰਡਾਰ ਛਡ ਕੇ ਅਮਿਤ ਧਨ ਨੂੰ ਲੈ ਲਿਆ। ਭੂਮੀ ਨੂੰ ਪੁਟ ਕੇ 
ਹੇਠਾਂ _ਮਠ _ਬਣਵਾਇਆ। _ਉਸ _ਮਠ ਨੂੰ ਕੋਈ ਵੀ ਸਿਆਣਾ ਵੇਖ ਨਹੀਂ ਸਕਦਾ _ਸੀ। ਉਹ 
ਬਾਕੀ _ਧਰਤੀ ਵਾਂਗ _ਹੀ ਮਨ ਨੂੰ ਲਗਦੀ _ਸੀ।੮। 


ਜੱਪਿਣਾ? 

(ਉਸ) ਰਾਜੇ ਨੂੰ ਰਾਣੀ ਰੋਜ਼ _ਬੁਲਾਉਂਦੀ ਸੀ। (ਉਸ ਨਾਲ) ਭਾਂਤ ਭਾਂਤ _ਦੀ 
ਕੀੜਾ ਕਰਦੀ ਸੀ। ਉਸ ਨੇ ਉਸ ਨਾਲ ਬਹੁਤ ਪ੍ਰੇਮ ਪਾਲ ਲਿਆ ਸੀ, ਮਾਨੋ ਸੱਤ ਫੇਰੇ 
ਪ੍ਰਾਪਤ _ਕੀਤਾ ਹੋਵੇ (ਅਰਥਾਤ ਵਿਆਹ ਕੀਤਾ ਹੋਵੇ)।੯। 

ਜਦ ਰਾਜਾ _ਕਾਮ-ਕਲਾ ਕਰ _ਕੇ ਚਲਾ ਜਾਂਦਾ ਤਾਂ ਰਾਣੀ ਜੋਗੀ ਨੂੰ ਬੁਲਾ ਲੈਂਦੀ। ਉਸ 
ਨਾਲ _ਲਿਪਟ _ਲਿਪਟ _ਕੇ ਰਤੀ _ਮਨਾਉਂਦੀ। _ਪਰ _ਮੂਰਖ ਰਾਜਾ ਇਸ ਭੇਦ ਨੂੰ ਨਹੀਂ 
ਸਕਦਾ।੧0। 


ਉਸ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋ ਗਿਆ।੧੧। 
੭%/ਤਲ 


(ਇਧਰ) _ਕਾਮ-ਕ੍ਰੀੜਾ ਕਰਦੀ ਰਾਣੀ ਨੇ ਵੀ ਉਸ ਨੂੰ ਵੇਖ ਲਿਆ। ਉਸ ਨੂੰ ਰੱਸੀਆਂ 
ਨਾਲ ਬੰਨ੍ਹ ਕੇ ਸਾੜ ਦਿੱਤਾ। ਫਿਰ ਕ੍ਰਿਪਾ ਨਾਥ _(ਜੋਗੀ) ਨੂੰ ਇਸ ਤਰ੍ਹਾਂ _ਕਿਹਾ--ਹੇ ਸ੍ਰੇਸ਼ਨ 
ਨਾਥ! ਜੋ ਮੈਂ ਚਰਿਤਰ ਕਹਾਂ, ਉਹੀ ਤੁਸੀਂ _ਕਰੋ।੧੨। 


ਚੱਪਾਣ? 
(ਸੈਂ) ਖਾਣ ਪੀਣ (ਦੀ ਸਾਮਗ੍ਰੀ) ਤੁਹਾਡੇ ਅਗੇ ਧਰ _ਦੇਵਾਂਗੀ ਅਤੇ ਮਠ ਦੇ ਦਰਵਾਜ਼ੇ 


ਬੰਦ ਕਰ ਦੇਵਾਂਗੀ। ਫਿਰ ਭੂਮੀ ਪੁਟ ਕੇ ਇਕ ਹੋਰ _ਚਰਿਤੂ _ਵਿਖਾਵਾਂਗੀ ਅਤੇ ਤੁਹਾਡੇ ਚਰਨਾਂ 
ਉਤੇ ਰਾਜੇ _(ਬਿਕੂਮ ਸਿੰਘ) ਨੂੰ ਪਾ _ਦਿਆਂਗੀ।੧੩ 

ਇਹ ਕਹਿ ਕੇ (ਉਸ ਨੇ) ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਅਗੇ ਭਸਮ (ਵਿਕੂਤੀ) 
ਦਾ ਢੇਰ ਲਗਾ ਦਿੱਤਾ। ਆਪ ਜਾ ਕੇ ਰਾਜੇ ਨੂੰ ਦਸਿਆ ਕਿ ਸੁੱਤੀ ਹੋਈ ਨੇ ਮੈਂ ਸੁਪਨਾ 


ਵੇਖਿਆ ਹੈ।੧੪। 


ਸੁਪਨੇ ਵਿਚ (ਮੈਂ) ਇਕ ਜੋਗੀ ਵੇਖਿਆ ਹੈ। ਉਸ ਨੇ ਮੈਨੂੰ `ਇਸ ਤਰ੍ਹਾਂ ਕਿਹਾ ਹੈ-- 
ਭੂਮੀ ਪੁਟ ਕੇ ਮੈਨੂੰ (ਬਾਹਰ) ਕਢੋ। (ਇਸ _ਕਰ ਕੇ) ਤੁਹਾਡਾ _ਬਹੁਤ ਪ੍ਰਤਾਪ _ਹੋਵੇਗਾ।੧੫ 


੫੮੬ 


ਸੀ _ਦਸਮ-ਗੁੁੰਥ ਸਾਹਿਬ 


੨ 


ਭੂਧਰ ਰਾਜ ਖੋਦਬੋ _ਲਾਯੋ। ਮੈ ਤੁਮ ਸੋ ਯੋ ਆਨਿ ਸੁਨਾਯੋ। 
ਤੁਮਹੂੰ ਚਲੇ ਸੰਗ ਹ੍ਹੈ ਤਹਾ। ਕਹਾ ਚਰਿਤ੍ਰ ਹੈ ਹੈ ਧੋ _ਉਹਾ। ੧੬। 


ਯੌ _ਕਹਿ ਨ੍ਰਿਪਤਿ ਸੰਗ ਲੈ ਆਈ। _ਭੂਅ ਖੋਦਨ ਤ੍ਰਿਯ ਦਯੋ _ਲਗਾਈ। 


ਮੰਡਪ ਤਹਾ ਏਕ ਜਬ _ਲਹਿਯੋ। ਧੰਨ੍ਯ ਧੰਨ੍ਯ ਪਤਿ ਤ੍ਰਿਯ ਸੋ _ਕਹਿਯੋ। _੧੭। 


ਜੋਗੀ _ਨਿਰਖਿ ਸਖੀ _ਭਜਿ ਆਈ। _ਦੌਰਿ ਨ੍ਰਿਪਤਿ ਚਰਨਨ _ਲਪਟਾਈ। 
ਕਹਿਯੋ ਸੁ ਜਬ ਖੋਲਤ ਦ੍ਰਿਗ ਭਯੋ। ਤਬ ਹੀ ਰਾਜ ਭਸਮ ਹੂ ਗਯੋ। ੧੮। 


ਰਾਨੀ ਯੋ ਬਚਨ _ਉਚਾਰੇ। ਸੁਨਹੌ ਰਾਵ ਪ੍ਰਾਨ ਤੇ ਪ੍ਯਾਰੇ। 
ਕੋ ਜਾਨ ਪੁਥਮ ਤਹ ਦੀਜੈ। _ਬਹੁਰੋ ਆਪੁ _ਪਯਾਨੋ _ਕੀਜੈ। ੧੯। 


੨ 4 


ਕਹਿ ਕੈ ਅਬਲਾ ਤਹ ਗਈ। ਤਾ ਸੋ ਕੇਲ ਕਮਾਵਤ ਭਈ। 
ਪਾਛੇ 


8 4% 


ਜੋਗੀ ਯੌ ਬਚਨ _ਉਚਾਰੇ। _ਬਹਤ ਜਾਨ੍ਹਵੀ ਅਬਿ ਲਗਿ ਥਾਰੇ। 
ਕੋ ਹਮ ਕੋ ਨੀਰ ਦਿਖਰਿਯੈ। ਹਮ ਕੋ ਸੋਕ ਨਿਵਾਰਨ ਕਰਿਯੈ। ੨੧। 
ਐਸੇ ਸੁਨਿ ਪਾਯੋ। ਭਰਿ _ਗਾਗਰਿ ਗੰਗਾ ਜਲ ਲ੍ਯਾਯੋ। 
ਨੀਰ ਬਿਲੋਕਿਯੋ ਜਬ _ਹੀ। __ ਐਸੇ ਬਚਨ ਉਚਾਰੇ ਤਬ _ਹੀ। ੨੨। 


ਜੋ 


ਕਹਿਯੋ ਜਾਨ੍ਹਵੀ ਕੋਕਾ ਭਯੋ। ਤਬ ਪੈ ਥੋਂ ਅਬ ਜਲ ਹੂੈ ਗਯੋ। ੨੩। 


ਦੰਹਰਾ 
ਸਤਿਜੁਗ ਕੇ ਜੁਗ ਮੈ ਹਮੋ ਯਾ ਮੈ ਕਿਯੋ ਨਿਵਾਸ। 
ਅਬ _ਬਰਤਤ ਜੁਗ ਕੌਨ ਸੋ_ਸੋ ਤੁਮ ਕਹਹੁ ਪੁਕਾਸ। ੨੪। 
ਚੱਪਣਾ 
ਸਤਿਜੁਗ ਬੀਤੇ ਤ੍ਰੇਤਾ ਭਯੋ। _ਤਾ ਪਾਛੇ ਦ੍ਰਾਪਰ _ਬਰਤਯੋ। 


ਤਬ ਤੇ ਸੁਨੁ ਕਲਜੁਗ ਅਬ ਆਯੋ। ਸੁ `ਤੁਹਿ ਕਹ ਹਮ ਪ੍ਰਗਟ ਸੁਨਾਯੋ। ੨੫। 


ਕਲਜੁਗ _ਨਾਮ _ਜਬੈ ਸੁਨਿ _ਲਯੋ। _ਹਾਹਾ ਸਬਦ _ਉਚਾਰਤ _ਭਯੋ। 
ਤਿਹਿ ਮੁਹਿ ਬਾਤ ਲਗਨ ਨਹਿ _ਦੀਜੈ। _ਬਹੁਰੋ _ਮੂੰਦਿ ਦੁਆਰਨ _ਲੀਜੈ। _੨੬। 


ਰਾਨਾੰਂ ਭਾਲ 


ਮੈ ਸੇਵਾ ਤੁਮਰੀ ਪ੍ਰਭੁ _ਕਰਿਹੋ। ਏਕ ਪਾਇ ਠਾਢੀ ਜਲ ਭਰਿਹੋ। 
ਮੂੰਦਿਨ ਦ੍ਰਾਰਨ ਕੋ _ਕ੍ਯੋ_ਲੀਜੈ। _ਹਮਰ _ਪਰ ਨਾਥ _ਅਨੁਗੂਹੁ _ਕੀਜੈ। ੨੭। 


ਚਰਿਤ੍ਰ ਪਾਖਿਆਨ ਪ੮੭ 


ਭੂਧਰ ਰਾਜੇ ਨੂੰ ਵੀ ਪੁਟਣ ਲਈ ਲਗਾਇਆ ਹੋਇਆ ਹੈ। ਮੈਂ (ਇਹ ਵੇਖ ਕੇ) ਤੁਹਾਨੂੰ 
ਆ ਕੇ ਦਸਿਆ ਹੈ। ਤੁਸੀਂ ਮੇਰੇ ਨਾਲ ਉਥੇ ਚਲੋ (ਅਤੇ ਵੇਖੋ) ਉਥੇ _ਕੀ ਵਾਪਰ ਰਿਹਾ 
ਹੈ।੧੬। 


ਇਸ ਤਰ੍ਹਾਂ ਕਹਿ ਕੇ (ਉਹ) ਰਾਜੇ ਨੂੰ ਨਾਲ ਲੈ ਆਈ ਅਤੇ ਇਸਤਰੀਆਂ (ਗੋਲੀਆਂ) 
ਨੂੰ ਧਰਤੀ ਪੁਟਣ ਤੇ ਲਗਾ _ਦਿੱਤਾ। ਜਦ ਉਥੇ (ਰਾਜੇ ਨੇ) ਇਕ _ਮਠ ਵੇਖਿਆ ਤਾਂ ਪਤੀ ਨੇ 
ਇਸਤਰੀ ਨੂੰ ਧੰਨ _ਧੰਨ _ਕਿਹਾ।੧੭। 

ਜੋਗੀ ਨੂੰ ਵੇਖ ਕੇ (ਇਕ) ਸਖੀ ਭਜ ਕੇ ਆਈ ਅਤੇ ਰਾਜੇ ਦੇ ਚਰਨਾਂ ਨਾਲ _ਲਿਪਟ 
ਗਈ। _ਕਹਿਣ ਲਗੀ ਕਿ ਜਦ (ਜੋਗੀ ਨੇ) ਅੱਖਾਂ _ਖੋਲ੍ਹੀਆਂ ਤਾਂ ਉਦੋਂ ਹੀ ਰਾਜਾ _(ਭੂਧਰ) 
ਭਸਮ ਹੋ ਗਿਆ।੧੮। 


ਤਦ ਰਾਣੀ ਨੇ ਇਸ ਤਰ੍ਹਾਂ ਕਿਹਾ--'ਹੇ ਮੇਰੇ ਪ੍ਰਾਣਾਂ ਤੋਂ ਪਿਆਰੇ _ਰਾਜਨ! ਸੁਣੋ, ਉਥੇ 
(ਤੁਸੀਂ) ਮੈਨੂੰ ਪਹਿਲਾਂ _ਜਾਣ _ਦਿਓ। _ਮਗਰੋਂ ਤੁਸੀਂ ਆਪ _ਆਉਣਾ।੧੯। 


ਇਹ ਕਹਿ ਕੇ ਰਾਣੀ ਉਥੇ ਗਈ ਅਤੇ ਉਸ (ਜੋਗੀ) ਨਾਲ _ਕਾਮ-ਕ੍ਰੀੜਾ _ਕੀਤੀ। ਉਸ 
ਪਿਛੋਂ ਰਾਜੇ ਨੂੰ ਉਥੇ ਲਿਆਈ ਅਤੇ ਜੋਗੀ ਦੀ _ਪਰਛਾਈ _ਵਿਖਾਈ।੨0। 


ਤਦ ਜੋਗੀ ਨੇ ਇਸ ਤਰ੍ਹਾਂ _ਕਿਹਾ--ਤੁਹਾਡੇ ਨੇੜੇ ਹੁਣ ਗੰਗਾ ਵਗਦੀ ਹੈ। ਉਸ ਦਾ 
ਮੈਨੂੰ ਜਲ _ਵਿਖਾਓ ਅਤੇ ਮੇਰਾ ਦੁਖ _ਦੂਰ _ਕਰੋ।੨੧। 


ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਗੰਗਾ-ਜਲ _ਦੀ ਗਾਗਰ _ਭਰ _ਲਿਆਇਆ। 
ਲਿਆਉਂਦੇ ਹੋਏ ਜਲ ਨੂੰ ਜਦ (ਜੋਗੀ ਨੇ) ਵੇਖਿਆ, ਤਦ ਇਸ ਤਰ੍ਹਾਂ ਬਚਨ _ਕੀਤਾ।੨੨। 


ਆਪਣੇ _ਤੂੰਬੇ (ਵਿਚ ਪਿਆ) ਦੁੱਧ (ਜੋਗੀ ਨੇ) ਵਿਖਾਇਆ ਅਤੇ _ਉਸ ਨੂੰ _ਗੰਗਾ-ਜਲ 
ਦਸਿਆ। (ਫਿਰ) ਕਹਿਣ ਲਗਾ (ਪਤਾ ਨਹੀਂ) ਗੰਗਾ ਨੂੰ ਕੀ ਹੋ _ਗਿਆ ਹੈ। ਪਹਿਲਾਂ ਇਹ 
ਦੁੱਧ ('ਧੈ”) ਸੀ, ਹੁਣ ਪਾਣੀ ਹੋ ਗਿਆ ਹੈ।੨੩। 
ਦੰਹਰਾ” 

ਮੈਂ ਸਤਿਯੁਗ ਵਿਚ ਇਥੇ ਨਿਵਾਸ ਕੀਤਾ ਸੀ। ਤੁਸੀਂ ਮੈਨੂੰ ਦਸੋ ਕਿ ਹੁਣ ਕਿਹੜਾ ਯੁਗ 
ਚਲ ਰਿਹਾ ਹੈ।੨੪। 
ਚੱਪਾਣ 

(ਉਸ ਨੂੰ ਦਸਿਆ ਗਿਆ ਕਿ) ਸਤਿਯੁਗ ਬੀਤਣ ਤੋਂ ਬਾਦ ਤ੍ਰੇਤਾ ਗੁਜ਼ਰਿਆ ਅਤੇ 
ਉਸ ਪਿਛੋਂ ਦ੍ਰਾਪਰ ਵੀ ਵਰਤ ਗਿਆ। ਤਦ ਤੋਂ ਸੁਣਿਆ ਹੈ, ਹੁਣ ਕਲਿਯੁਗ ਆ ਗਿਆ ਹੈ। 
ਇਹ ਅਸੀਂ ਸਪਸ਼ਟ ਰੂਪ ਵਿਚ ਤੁਹਾਨੂੰ ਦਸ ਦਿੱਤਾ _ਹੈ।੨੫। 

ਜਦ (ਜੋਗੀ ਨੇ) ਕਲਿਯੁਗ ਦਾ ਨਾਂ ਸੁਣਿਆ ਤਾਂ “ਹਾਇ ਹਾਇ” ਸ਼ਬਦ ਬੋਲਣ ਲਗਿਆ। 
ਉਸ ਦੀ ਮੈਨੂੰ ਹਵਾ ('ਬਾਤ”) ਨ ਲਗਣ ਦਿਓ ਅਤੇ ਦਰਵਾਜ਼ੇ ਨੂੰ ਦੋਬਾਰਾ ਬੰਦ ਕਰ ਲਓ।੨੬। 


ਰਾਣਾ ਨੇ /ਨੈਹ£/ 


ਹੇ ਪ੍ਰਭ! ਮੈਂ ਤੁਹਾਡੀ ਸੇਵਾ ਕਰਾਂਗੀ। ਇਕ ਪੈਰ ਉਤੇ ਖੜੋ ਕੇ (ਤੁਹਾਡੇ ਲਈ) ਪਾਣੀ 
ਭਰਾਂਗੀ। ਪਰ ਦਰਵਾਜ਼ੇ ਨੂੰ ਕਿਉਂ ਬੰਦ ਕਰਦੇ ਹੋ। ਹੇ ਨਾਥ! ਸਾਡੇ ਉਤੇ ਕ੍ਰਿਪਾ _ਕਰੋ।੨੭। 


੫੮੮ ਸੀ ਦਸਮ-ਗੁੁੰਥ ਸਾਹਿਬ 


ਬਚਨ _ਉਚਾਰੋ। ਕ੍ਰਿਪਾ ਕਰਹੁ ਮੈ ਦਾਸ ਤਿਹਾਰੋਂ। 


ਦੰਹਰਾ 
ਸੇਵਾ ਕਹ ਰਾਨੀ ਦਈ ਯੌ_ਰਾਜੈ ਸੁਖ ਪਾਇ। 
ਦ੍ਰਾਰਨ ਮੂੰਦਿਨ ਨ ਦਯੋ _ਰਹਿਯੋ ਚਰਨ _ਲਪਟਾਇ। _੨੯। 
ਮੂੜ ਰਾਵ ਪ੍ਰਫੁਲਿਤ ਭਯੋ _ਸਕਿਯੋ ਨ ਛਲ ਕਛੁ _ਪਾਇ। 
ਸੇਵਾ ਕੋ ਰਾਨੀ ਦਈ ਤਾਹਿ ਸਿਧ ਠਹਰਾਇ। _੩0। 
ਰਾਜ ਮਾਰਿ ਰਾਜਾ ਛਲਿਯੋ __ਰਤਿ ਜੋਗੀ ਸੋ _ਕੀਨ। 
ਅਤਭੁਤ ਚਰਿਤ੍ਰ ਤ੍ਰਿਯਾਨ ਕੌ _ਸਕਤ ਨ ਕੋਊ ਚੀਨ। _੩੧। ੧। 


/ਏਤ ਗੰ ਲਾਰੇਤ੍ਹ ਪਖਹਲਾਨੇ /ਤੇ੍‌ਲਾ ਗਾਹੇਤ੍ਹੇ ਨੰ ਝੂਪ ਨੰਭਾਦੇ /ਏਕ' ਡਂ_ ਤੰਤਾਲੀਸਵੇਂ ਰੇਤ ਗਆਪਤਮ' 
ਮਤ _ਨਭਨ ਨ੍ਤ/ _55ਤ/ ੨੯6੩/ #ਫਲੰ/ 


ਚੱਪਾਣ 
ਬੀਕਾਨੇਰ ਰਾਵ ਇਕ _ਭਾਰੋ। _ਤੀਨ ਭਵਨ ਭੀਤਰ _ਉਜਿਯਾਰੋ। 
ਵਤੀ _ਸਿੰਗਾਰ ਰਾਵ ਕੀ _ਰਾਨੀ। ਸੁੰਦਰਿ ਭਵਨ ਚੈਦਹੂੰ _ਜਾਨੀ। _੧। 


੭%#=ੜਾਲ਼ 
ਤਹਾ ਰਾਇ _ਮਹਤਾਬ _ਸੁਦਾਗਰ _ਆਇਯੋ। 
ਲਖਿ ਰਾਨੀ ਕੋ ਰੂਪ _ਹਿਯੋ _ਲਲਚਾਇਯੋ। 
ਭੇਜਿ ਸਹਚਰੀ ਤਿਹ ਗ੍ਰਿਹ ਲਯੋ ਬੁਲਾਇ ਕੈ। 
ਹੋਂ ਮਨ ਮਾਨਤ ਰਤਿ ਕਰੀ ਅਧਿਕ ਸੁਖ ਪਾਇ ਕੈ। ੨। 
ਚੱਪਣਾ 
ਨਿਤਪੂਤਿ _ਰਾਨੀ ਤਾਹਿ _ਬੁਲਾਵੈ। _ਭਾਤਿ _ਭਾਤਿ ਸੋ ਭੋਗ ਕਮਾਵੈ। 
ਜਾਨਤ _ਰੈਨਿ ਅੰਤ ਜਬ _ਆਈ। _ਤਾਹਿ ਦੇਤ ਨਿਜੁ ਧਾਮ ਪਠਾਈ। _੩। 


ਹੋ _ਬਸ੍ਯੋ ਰਹਤ ਅਬਲਾ ਕੇ ਪ੍ਰੀਤਮ ਨਿਤ੍ਯ _ਚਿਤ। _੪। 
ਚੱਲ? 
ਮੂਰਖ ਰਾਵ ਜਬੈ ਸੁਨਿ ਪਾਈ। _ਭਾਤਿ ਭਾਤਿ ਰਾਨੀ ਡਰ ਪਾਈ। 
ਯਾ ਤ੍ਰਿਯ ਕੋ ਅਬ ਹੀ ਹਨਿ ਦੈਹੌ। ਖੋਦਿ ਭੂਮਿ ਕੇ ਬਿਖੈ ਗਡੈਹੌ। ੫। 


ਚਰਿਤ੍ਰ ਪਾਖਿਆਨ ੫੮੯ 


ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ! ਹੇ ਨਾਥ! ਕ੍ਰਿਪਾ ਕਰੋ, ਮੈਂ ਤੁਹਾਡਾ ਦਾਸ ਹਾਂ। (ਮੇਰੀ) 
ਇਹ ਰਾਣੀ ਸੇਵਾ ਲਈ ਪੁਵਾਨ ਕਰੋਂ। ਮੇਰੇ ਉਤੇ ਮਿਹਰ ਦੀ ਦ੍ਰਿਸ਼ਟੀ ਕਰੋ।੨੮। 
ਦੰਹਰਾ” 

ਰਾਜੇ ਨੇ ਸੁਖ ਪੂਰਵਕ ਰਾਣੀ ਸੇਵਾ ਲਈ ਦੇ ਦਿੱਤੀ। ਦਰਵਾਜ਼ੇ ਨੂੰ ਬੰਦ ਨ ਹੋਣ ਦਿੱਤਾ 
ਅਤੇ ਚਰਨਾਂ ਨਾਲ _ਲਿਪਟ _ਗਿਆ।੨੯। 

ਮੂਰਖ ਰਾਜਾ ਖ਼ੁਸ਼ ਹੋ ਗਿਆ ਪਰ ਛਲ ਨੂੰ ਕੁਝ ਨ ਸਮਝ _ਸਕਿਆ। ਉਸ ਨੂੰ ਸਿੱਧ 
(ਜੋਗੀ) ਸਮਝ ਕੇ ਸੇਵਾ ਲਈ ਰਾਣੀ ਦੇ ਦਿੱਤੀ।੩0। 

ਰਾਜੇ _(ਭੂਧਰ ਸਿੰਘ) ਨੂੰ ਮਾਰ ਕੇ ਰਾਜੇ (ਬਿਭਰਮ ਦੇਵ) ਨੂੰ ਛਲਿਆ ਅਤੇ ਜੋਗੀ ਨਾਲ 
ਰਤੀ-ਕ੍ਰੀੜਾ _ਕੀਤੀ। ਇਸਤਰੀਆਂ ਦੇ ਅਜੀਬ _ਚਰਿਤ੍ਰ _ਹਨ, ਉਨ੍ਹਾਂ `ਨੂੰ _ਕੋਈ ਸਮਝ _ਨਹੀਂ 
ਸਕਦਾ।੩੧। 

/ਏਥੋਂ ਨੰ ਾਰਤੂੱਪ/ਮਆਨ ਦੇ ਤਆ ਲਾਰਤੂ ਦੇ ਮੰਡੀ ਭੂਖ ਸੰਵਾਦ ਦੇ 55ਤਵੋਂ' ਲਾਂਰਤਹ ਦੀ ਸਮਾਪਤੀ 

ਭਾ ਲਭ _ਹੰ/ _555/ ੨੯੭੩/ ਲਲਦਾ/ 

ਚੱਪਾਣ 

ਬੀਕਾਨੇਰ ਵਿਚ ਇਕ _ਵੱਡਾ ਰਾਜਾ ਸੀ, (ਜਿਸ ਦਾ) ਯਸ਼ ਤਿੰਨਾਂ ਲੋਕਾਂ ਵਿਚ ਪਸਰਿਆ 
ਹੋਇਆ ਸੀ। (ਉਸ) ਰਾਜੇ ਦੀ ਸ਼ਿੰਗਾਰ ਵਤੀ ਨਾਂ ਦੀ ਰਾਣੀ ਸੀ, ਜਿਸ ਨੂੰ 
ਸੁੰਦਰ ਜਾਣਿਆ ਜਾਂਦਾ _ਸੀ।੧। 
੭%/ਤਲ 

ਉਥੇ _ਮਹਤਾਬ ਰਾਇ ਨਾਂ ਦਾ ਸੋਦਾਗਰ ਆਇਆ। (ਉਸ ਦੇ) ਰੂਪ ਨੂੰ ਵੇਖ ਕੇ 
ਰਾਣੀ ਦਾ ਮਨ _ਲਲਚਾਇਆ _(ਅਰਥਾਤ--ਮੋਹਿਤ ਹੋ __ਗਈ)। (ਰਾਣੀ ਨੇ) ਇਕ ਦਾਸੀ ਭੇਜ 
ਕੇ ਉਸ ਨੂੰ ਘਰ ਬੁਲਾ ਲਿਆ। (ਉਸ ਨਾਲ) ਸੁਖ ਪੂਰਵਕ ਮਨ _ਇਛਿਤ _ਰਤੀ-ਕ੍ਰੀੜਾ 


ਕੀਤੀ।੨। 
ਚੱਪਲਾਂ 


ਰਾਣੀ ਉਸ ਨੂੰ ਹਰ ਰੋਜ਼ ਬੁਲਾਉਂਦੀ ਅਤੇ (ਉਸ ਨਾਲ) ਭਾਂਤ ਭਾਂਤ ਦੇ ਭੋਗ _ਕਰਦੀ। 
ਜਦੋਂ ਵੇਖਦੀ ਕਿ ਰਾਤ ਖ਼ਤਮ ਹੋਣ ਵਾਲੀ ਹੈ, ਤਾਂ ਉਸ ਨੂੰ ਆਪਣੇ ਘਰ ਭੇਜ ਦਿੰਦੀ ।੩। 


੭%/ਤਲ 


(ਉਹ) _ਸੋਦਾਗਰ _ਚੰਗੀ _ਤਰ੍ਹਾਂ _ਚੁਣ _ਚੁਣ _ਕੇ _ਵਪਾਰ _ਦਾ ਸਾਮਾਨ _('ਮਤਾਹ”) 
ਲਿਆਉਂਦਾ। _ਉਸ _ਨੂੰ ਪ੍ਰਾਪਤ _ਕਰ _ਕੇ ਰਾਣੀ _ਬਹੁਤ ਸੁਖ ਪ੍ਰਾਪਤ _ਕਰਦੀ। _(ਰਾਣੀ ਵੀ) 
ਸੌਦਾਗਰ _ਨੂੰ ਖਜ਼ਾਨਾ ਖੋਲ੍ਹ _ਕੇ ਰੋਜ਼ _ਬਹੁਤ _ਧਨ _ਦਿੰਦੀ। _(ਉਹ) ਪ੍ਰੀਤਮ _ਸਦਾ _ਉਸ 
ਇਸਤਰੀ ਚਿਤ _ਵਿਚ 


ਚੱਪਲਾਂ 


੫੯0 ਸੀ ਦਸਮ-ਗੁੁੰਥ ਸਾਹਿਬ ਚਰਿਤ੍ਰ ਪਾਖਿਆਨ ੫੯੧ 


ਜਬ ਰਾਨੀ ਐਸੇ ਸੁਨਿ ਪਾਯੋ। ਤੌਨ ਜਾਰ ਕੋ ਬੋਲਿ ਪਠਾਯੋ। 
ਤਾ ਕੇ ਕਹਿਯੋ ਸੰਗ ਮੁਹਿ ਲੀਜੈ। ਅਪਨੇ ਦੇਸ ਪਯਾਨੋ _ਕੀਜੈ। ੬। 
ਮੰਦਿਰ ਏਕ _ਉਜਾਰਿ _ਬਨਾਯੋ। ਦੋ _ਦ੍ਰਾਰਨ ਤਾ ਮੈ _ਰਖਵਾਯੋ। 
ਹਮ ਖੋਜਤ ਇਹ ਮਗ ਜੌ ਐਹੈ। ਦੂਜੇ ਦ੍ਰਾਰ ਨਿਕਸਿ ਹਮ ਜੈਹੈ। _੭। 


ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ, ਤਾਂ ਉਸ ਯਾਰ ਨੂੰ ਬੁਲਾ ਲਿਆ। ਉਸ ਨੂੰ ਕਿਹਾ 
ਕਿ ਮੈਨੂੰ ਨਾਲ ਲੈ ਕੇ ਆਪਣੇ ਦੇਸ਼ ਵਲ ਚਲ _ਪਵੋ।£। 

ਉਨ੍ਹਾਂ ਨੇ ਉਜਾੜ _ਵਿਚ ਇਕ _ਘਰ _ਬਣਵਾਇਆ। _ਉਸ _ਵਿਚ ਦੋ ਦਰਵਾਜ਼ੇ ਰਖਵਾਏ। 
ਸਾਨੂੰ _ਲਭਦਿਆਂ (ਜੇ ਰਾਜਾ) ਇਸ ਰਸਤੇ ਰਾਹੀਂ ਆ ਜਾਏ (ਤਾਂ) ਅਸੀਂ ਦੂਜੇ ਦਰਵਾਜ਼ੇ ਰਾਹੀਂ 


੭%7ਤੜਲ 
ਏਕ ਸਾਂਢਨੀ ਨ੍ਰਿਪ ਕੀ ਲਈ _ਮੌਗਾਇ ਕੈ। 
ਤਾ ਪਰ ਭਏ ਸ੍ਰਾਰ ਦੋਊ ਸੁਖ ਪਾਇ ਕੈ। 
ਤੌਨ ਮਹਲ ਕੇ ਭੀਤਰ ਪਹੁਚੇ ਆਇ ਕਰਿ। 
ਭਾਤਿ ਭਾਤਿ ਕੇ ਕੇਲ ਕਰੇ ਸੁਖ ਪਾਇ ਕਰਿ। ੮। 


ਰਾਜਾ ਤ੍ਰਿਯ ਭਜੀ ਚੜਿਯੋ _ਰਿਸਿ ਖਾਇ ਕੈ। 
ਲੀਨੋ ਸੰਗ ਨ ਕੋਊ ਬੁਲਾਇ ਕੈ। 
ਪਾਇਨ ਕੇ ਖੋਜ ਪਹੂਚਿਯੋ ਆਇ ਕਰਿ। 
ਵਾ ਮੰਦਿਰ ਕੇ ਮਾਝ ਧਸ੍ਯੋ _ਕੁਰਰਾਇ ਕਰਿ। ੯। 


ਰੀ 


ਇੰ 


ਦੰਹਰਾ 
ਥਕਿ ਸਾਂਢਿਨ ਤਿਨਕੀ ਗਈ ਤਹਾ ਜੁ _ਪਹੁਚੇ ਜਾਇ। 
ਅਥਕ _ਊਟਨੀ ਰਾਵ _ਚੜਿ ਤਹਾ ਪਹੂੰਚਿਯੋ ਆਇ। _੧0। 
ਉਤਰ ਸਾਂਢਿ ਤੇ ਰਾਵ ਤਬ ਤਹਾ ਚੜਿਯੋ __ਰਿਸਿ ਖਾਇ। 
ਇਨ ਦੁਹੂੰਅਨ ਗਹਿ ਜਮ ਸਦਨ ਦੈਹੌ _ਅਬੈ _ਪਠਾਇ। _੧੧। 


ਚੱਪਲਾਂ 


ਇਹ ਮਾਰਗ ਜਬ ਨ੍ਰਿਪ ਚੜਿ _ਗਏ। ਦੁਤਿਯ ਮਾਰਗੁ _ਉਤਰਤ ਤੇ _ਭਏ। 
ਅਥਕ _ਸਾਂਢਨੀ ਪਰ _ਚੜਿ__ਬੈਠੈ। ਰਾਨੀ ਸਹਿਤ ਸੁ ਜਾਰ _ਇਕੈਠੈ। ੧੨। 


%7ਤਲ 
ਅਥਕ ਸਾਂਢਿ ਚੜਿ _ਬੈਠੈ ਦਈ ਧਵਾਇ ਕੈ। 
ਪਵਨ ਬੇਗਿ ਜ੍ਯੋ ਚਲੀ ਮਿਲੈ ਕੋ ਜਾਇ ਕੈ। 
ਉਤਰਿ ਰਾਵ ਕਾ ਦੇਖੈ ਦਿਸਟਿ ਪਸਾਰਿ ਕੈ। 


ਹੋ ਉਤਿਮ ਸਾਂਢਿਨ ਹਰੀ ਮਤ ਮਹਿ_ਮਾਰਿ_ਕੈ। ੧੩। 


ਚੱਪਲਾਂ 


ਤਬ ਰਾਜਾ ਪ੍ਯਾਦੋ ਰਹਿ ਗਯੋ। _ਪਹੁਚਤ _ਤਿਨੈ ਨ ਕ੍ਯੋਹੂੰ _ਭਯੋ। 
ਛਲ _ਬਲ ਸਭ _ਅਪਨੇ _ਕਰਿ _ਹਾਰਿਯੋ। ਲੈ _ਰਾਨੀ ਗ੍ਰਿਹ ਜਾਰ _ਪਧਾਰਿਯੋ। _੧੪। 


ਨਿਕਲ ਜਾਈਏ ।੭। 


੭%/=ਲ 


(ਉਨ੍ਹਾਂ ਨੇ) ਰਾਜੇ ਦੀ ਇਕ _ਸਾਂਢਨੀ ਮੰਗਵਾ _ਲਈ। _ਉਸ ਉਤੇ ਦੋਵੇਂ ਸੁਖ ਪੂਰਵਕ 
ਸਵਾਰ ਹੋ __ਗਏ। ਉਸ ਮਹੌਲ ਵਿਚ ਉਹ ਆਣ ਪਹੁੰਚੇ ਅਤੇ ਸੁਖ _ਨਾਲ ਭਾਂਤ ਭਾਂਤ ਦੀ 
ਕੇਲ-ਕ੍ਰੀੜਾ ਕਰਨ _ਲਗੇ।੮। 


ਜਦੋਂ ਰਾਜੇ ਨੇ ਇਸਤਰੀ ਦੇ ਭਜ ਜਾਣ ਦੀ (ਗੱਲ) ਸੁਣੀ ਤਾਂ ਕ੍ਰੋਧਿਤ ਹੋ ਕੇ ਤੁਰ 
ਪਿਆ। ਕੋਈ ਸਾਥੀ ਵੀ ਬੁਲਾ ਕੇ ਨਾਲ ਨ ਲਿਆ। ਧੈਰਾਂ ਦੀ ਟੋਹ ਲੈ ਕੇ ਆ ਪਹੁੰਚਿਆ 
ਅਤੇ _ਬੁੜਬੁੜਾਉਂਦਾ ਹੋਇਆ ਉਸ ਮਹੱਲ ਵਿਚ ਦਾਖ਼ਲ _ਹੋਇਆ।੯। 
ਦੰਹਰ” 

ਉਨ੍ਹਾਂ (ਰਾਣੀ ਅਤੇ _ਸੋਦਾਗਰ) ਵਾਲੀ _ਸਾਂਢਨੀ ਉਥੇ ਥਕ _ਕੇ ਜਾ _ਪਹੁੰਚੀ। ਪਰ ਰਾਜਾ 
ਅਣਥਕ _ਸਾਂਢਨੀ ਉਤੇ ਚੜ੍ਹ _ਕੇ ਉਥੇ ਆ ਪਹੁੰਚਿਆ।੧0। ਸਾਂਢਨੀ _ਤੋਂ _ਉਤਰ ਕੇ ਰਾਜਾ 
ਰੋਹ ਭਰਿਆ ਉਥੇ ਜਾ ਚੜ੍ਹਿਆ (ਅਤੇ ਮਨ ਵਿਚ ਸੋਚਣ ਲਗਾ) ਕਿ ਇਨ੍ਹਾਂ ਦੋਹਾਂ ਨੂੰ ਫੜ ਕੇ 
ਹੁਣੇ ਯਮ-ਲੋਕ ਪਹੁੰਚਾਂਦਾ ਹਾਂ।੧੧। 
ਚੱਪਾਣ 

ਇਸ ਰਸਤੇ ਤੋਂ ਜਦੋਂ ਰਾਜਾ ਚੜ੍ਹ _ਕੇ ਆਇਆ, (ਤਾਂ) ਉਹ ਦੂਜੇ ਰਸਤੇ ਤੋਂ ਉਤਰ 
ਗਏ। _ਉਹ (ਰਾਜੇ ਵਾਲੀ) ਅਣਥਕ _ਸਾਂਢਨੀ ਉਤੇ ਰਾਣੀ ਅਤੇ ਯਾਰ ਇਕੱਠੇ ਸਵਾਰ ਹੋ 
ਗਏ ।੧੨। 
੭%/ੜਲ 


ਅਣਥਕ _ਸਾਂਢਨੀ ਉਤੇ ਬੈਠ ਕੇ (ਉਸ ਨੂੰ) ਭਜਾ ਦਿੱਤਾ। (ਉਹ) ਪੌਣ ਦੇ ਵੇਗ ਨਾਲ 
ਚਲੀ, ਭਲਾ ਉਸ ਨੂੰ ਕੌਣ ਮਿਲ ਸਕਦਾ ਸੀ। ਰਾਜਾ ਮਹੱਲ ਤੋਂ ਉਤਰ ਕੇ _ਔਖਾਂ ਪਸਾਰ ਕੇ 
ਕੀ ਵੇਖਦਾ ਹੈ ਕਿ ਮੈਨੂੰ ਮੂਰਖ ਬਣਾ ਕੇ ਉਹ ਉੱਤਮ ਸਾਂਢਨੀ ਲੈ ਗਏ _ਹਨ।੧੩। 


ਚੱਪਾਣ 

ਤਦ ਰਾਜਾ (ਇਕ ਪ੍ਰਕਾਰ ਨਾਲ) ਪੈਦਲ ਰਹਿ _ਗਿਆ। ਉਨ੍ਹਾਂ ਤਕ ਕਿਸੇ ਤਰ੍ਹਾਂ ਵੀ 
ਪਹੁੰਚ ਨਹੀਂ ਸਕਿਆ। _ਉਹ ਆਪਣਾ ਸਾਰਾ ਛਲ _ਬਲ ਕਰ ਕੇ ਹਾਰ ਗਿਆ। (ਉਹ) ਯਾਰ 
ਰਾਣੀ ਨੂੰ ਲੈ ਕੇ (ਆਪਣੇ) ਘਰ ਜਾ _ਪਹੁੰਚਿਆ।੧੪। 


੫੮੯੨ 


ਇੱ 
ਹਰ 


ਹੋ _ਸਮੁਝਿ ਚਿਤ ਚੁਪ ਰਹੋ _ਨ ਕਿਸੂ _ਬਤਾਇਯੈ। ੧੭। ੧। 
/ਇਤਾ ਸੰ ਯਾੰਰੇਤ੍ਹ ਪਲ੍ਲਾਨੌ /ਤਰਯਾ ਗਰੜ੍ #ੰਹਹੀਂ ਝੂਪ ਨੰਠਾਦੇ /£ਕਾ ਨੌਂ _ਲੌਤਾਲਸਿਵੇਂ_ਗਾੰਰੇਤ੍ਹਾ ਸਮਘਤਮਆ 
ਸਤ ਸਭਨ ਸਤ) _988/ ੨੯੨6/ #ਫਲੰ/ 
ਦੰਹਾਰਾ 
ਸਹਿਰ _ਸਿਪਾਹਾ ਕੈ ਬਿਖੈ ਭਗਵਤੀ ਤ੍ਰਿਯ ਏਕ। 
ਤਾ ਕੇ ਪਤਿ ਕੇ ਧਾਮ ਮੈ ਘੋਰੀ ਰਹੈ ਅਨੇਕ। ੧। 


ਚੱਪਲਾਂ 


ਘੋਰੀ ਏਕ ਨਦੀ ਤਟ ਗਈ। ਦਰਿਆਈ ਹੈ ਲਾਗਤ _ਭਈ। 
ਤਾ ਤੇ ਏਕ ਬਛੇਰੋ ਭਯੋ। ਜਨੁ ਅਵਤਾਰ ਇੰਦੂ ਹੈ ਲਯੋ। ੨। 


ਸਕੂ _ਬਰਨ ਅਤਿ ਤਾਹਿ ਬਿਰਾਜੈ। ਤਾ ਕੌ ਨਿਰਖਿ ਚੰਦੂਮਾ ਲਾਜੈ। 
ਚਮਕਿ _ਚਲਿਯੋ ਇਹ _ਭਾਤਿ ਸੁਹਾਵੈ। ਜਨੁ _ਘਨ ਪੂਭਾ _ਦਾਮਨੀ ਪਾਵੈ। _੩। 


ਤਾ ਕੌ ਲੈ ਬੇਚਨ ਤ੍ਰਿਯ ਗਈ। ਸਹਿਰ ਸਾਹ ਕੇ ਆਵਤ ਭਈ। 
ਆਪੁਨ ਭੇਸ ਪੁਰਖ ਕੋ _ਧਾਰੇ। ਕੋਟਿ ਸੂਰ ਜਨ ਚੜੇ _ਸਵਾਰੇ। ੪। 


ਜਬੈ _ਸਾਹ ਦੀਵਾਨ _ਲਗਾਯੋ। ਤ੍ਰਿਯਾ _ਤੁਰੈ _ਲੈ ਤਾਹਿ _ਦਿਖਾਯੋ। 
ਨਿਰਖਿ _ਰੀਝਿ ਰਾਜਾ ਤਿਹ _ਰਹਿਯੋ। ਲੀਜੈ ਮੋਲ ਤਿਸੈ ਚਿਤ ਚਹਿਯੋ। _੫। 


ਪ੍ਰਥਮ ਹੁਕਮ ਕਰਿ _ਤੁਰੈ ਫਿਰਾਯੋ। ਬਹੁਰਿ ਭੇਜਿ ਭ੍ਰਿਤ ਮੋਲ ਕਰਾਯੋ। 
ਟਕਾ ਲਾਖ _ਦਸ ਕੀਮਤਿ _ਪਰੀ। ਮਿਲਿ ਗਿਲਿ ਮੋਲ ਦਲਾਲਨ _ਕਰੀ। ੬। 


ਚਰਿਤ੍ਰ ਪਾਖਿਆਨ ੫੯੩ 


੭%/ਤਲ 


(ਰਾਜਾ) ਆਪਣੇ ਦੋਹਾਂ ਹੱਥਾਂ ਨਾਲ _ਸਿਰ _ਵਿਚ ਮਿੱਟੀ ਪਾਣ ਲਗਾ, ਮਾਨੋ ਉਸ 
ਰਸਤੇ ਵਿਚ ਕਿਸੇ ਨੇ ਲੁਟ ਲਿਆ ਹੋਵੇ। ਉਹ ਬੇਹੋਸ਼ ਹੋ _ਕੇ ਧਰਤੀ ਉਤੇ ਘੁਮੇਰੀ ਖਾ 
ਡਿਗ ਪਿਆ ਅਤੇ ਬਹੁਤ ਜ਼ਹਿਰ ਖਾ ਕੇ ਨਦੀ ਵਿਚ ਡੁਬ _ਮਰਿਆ।੧੫। 


€੭ ॥੦੧੨ 


ਰਾਣੀ ਨੂੰ ਲੈ ਕੇ ਜਦ ਯਾਰ (ਆਪਣੇ) ਘਰ ਆਇਆ ਤਾਂ ਕਈ ਤਰ੍ਹਾਂ ਨਾਲ ਬ੍ਰਾਹਮਣਾਂ 
ਵਿਚ ਧਨ _ਵੈਡਿਆ। ਜੇ ਛਲ ਨਾਲ ਅਜਿਹੀ ਇਸਤਰੀ ਨੂੰ ਪ੍ਰਾਪਤ ਕਰ ਲਈਏ ਤਾਂ ਬਿਨਾ 
ਦੰਮਾਂ ਦੇ ਹੀ ਉਸ ਦੇ ਹੱਥ ਵਿਕ ਜਾਈਏ।੧੬। 


ਚਤੁਰ ਇਸਤਰੀਆਂ ਦੇ ਛਲ (ਚਰਿਤ੍ਰ) ਨੂੰ ਕੁਝ _ਵੀ ਸਮਝਿਆ ਨਹੀਂ ਜਾ _ਸਕਦਾ। 
ਜਿਸ ਨੂੰ ਸਮਝਿਆ ਨ ਜਾ ਸਕੇ ਉਸ ਦਾ ਬਖਾਨ ਕਿਵੇਂ ਕੀਤਾ ਜਾਏ। ਜੇ ਕੋਈ ਕਮਜ਼ੋਰੀ 


ਇਨ੍ਹਾਂ ਦੇ ਚਰਿਤ੍ਰ ਦੀ ਪਤਾ ਵੀ ਲਗ ਜਾਵੇ ਤਾਂ ਸਮਝ ਕੇ ਚੁਪ ਰਹੋ, ਕਿਸੇ ਨੂੰ ਨ ਦਸੋ।੧੭। 


/ਏਥੋਂ ਗੰ ਲਾਰਤੂੱਪ/ਮਆਨ ਦੇ ਤਆ ਯਾਰਤ੍ਹ ਦੇ ਨੰਤਾੰ ਭੂਪ ਅੰਵਾਦ ਦੇ _ 988ਵੇ' ਜਾਨਤ ਦੀ ਸਤੀ 
ਭ ਲਭ _ਹੈ/ _968/ ੨੯੨6੭/ ਰਲਦਾ/ 
ਦੰਹਰਾ 
ਸਿਪਾਹਾ ਸ਼ਹਿਰ ਵਿਚ ਇਕ _ਭਾਗਵਤੀ ਨਾਂ ਦੀ ਇਸਤਰੀ ਸੀ। ਉਸ ਦੇ ਪਤੀ ਦੇ ਘਰ 
ਅਨੇਕਾਂ ਘੋੜੀਆਂ ਹੁੰਦੀਆਂ ਸਨ।੧। 
ਚੱਪਾਣ 
ਉਸ ਦੀ ਇਕ ਘੋੜੀ ਨਦੀ ਦੇ ਕੰਢੇ ਉਤੇ ਗਈ। ਉਹ ਦਰਿਆਈ ਘੋੜੇ _ਨਾਲ 
ਲਗ _ਗਈ। _ਉਸ ਤੋਂ ਇਕ _ਵਛੇਰਾ ਜਨਮਿਆ, ਮਾਨੋ ਇੰਦਰ ਦੇ ਘੋੜੇ ਨੇ ਅਵਤਾਰ ਲਿਆ 
ਹੋਵੇ।੨। 


ਉਸ ਦਾ ਸੁੰਦਰ ਸਫ਼ੈਦ ('ਸਕ੍ਰ-ਇੰਦਰ ਵਰਗਾ) ਰੰਗ ਸੀ ਜਿਸ ਨੂੰ ਵੇਖ ਕੇ ਚੰਦੂਮਾ ਵੀ 
ਸ਼ਰਮਿੰਦਾ ਹੁੰਦਾ ਸੀ। ਜਦੋਂ ਉਹ ਤਿੜਕ ਕੇ ਚਲਦਾ (ਤਾਂ ਇੰਜ ਲਗਦਾ) ਮਾਨੋ _ਬਦਲਾਂ ਵਿਚ 
ਬਿਜਲੀ _ਸ਼ੋਭ _ਰਹੀ _ਹੋਵੇ।੩। 

ਉਸ ਨੂੰ ਲ। ਕੇ ਵੇਚਣ ਲਈ (ਉਹ) ਇਸਤਰੀ ਗਈ। ਰਾਜੇ ਦੇ ਸ਼ਹਿਰ ਵਿਚ ਆ 
ਗਈ। _(ਉਸ ਨੇ) ਆਪਣਾ ਭੇਸ ਪੁਰਸ਼ ਵਰਗਾ ਬਣਾਇਆ ਹੋਇਆ ਸੀ, ਮਾਨੋ ਕਰੋੜਾਂ ਸੂਰਜਾਂ 
ਦੇ ਚੜ੍ਹਨ ਵਰਗਾ _ਸੀ।੪। 

ਜਦੋਂ ਸ਼ਾਹ ਨੇ ਦੀਵਾਨ (ਸਭਾ) ਲਗਾਇਆ। ਇਸਤਰੀ ਨੇ ਘੋੜਾ ਲਿਆ ਕੇ ਉਸ ਨੂੰ 
ਵਿਖਾਇਆ। ਉਸ ਨੂੰ ਵੇਖ ਕੇ ਰਾਜਾ ਪ੍ਰਸੰਨ ਹੋ ਗਿਆ। ਉਸ ਨੂੰ ਮੁੱਲ ਖ਼ਰੀਦਣ ਬਾਰੇ ਮਨ 
ਵਿਚ ਸੋਚਿਆ।੫। 


੫੯੪ 


ਸੀ _ਦਸਮ-ਗੁੁੰਥ ਸਾਹਿਬ 


੭%7=ੜਾਲ 
ਤਬ ਅਬਲਾ _ਤਿਨ ਬਚਨ ਉਚਾਰੇ _ਬਿਹਸਿ _ਕਰਿ। 
ਲੀਜੈ ਹਮਰੋਂ ਬੈਨ ਸਾਹ ਤੂ ਸ੍ਰੋਨ ਧਰਿ। 


ਪਾਚ ਹਜਾਰ ਮੁਹਰ ਮੁਹਿ ਹ੍ਯਾ ਦੈ ਜਾਇਯੈ। 
ਹੋ ਲੈ ਕੈ ਬਹੁਰਿ ਤਬੇਲੇ ਤੁਰੈ ਬਧਾਇਯੈ। _੭। 


ਹੋ 

ਯੌ ਕਹਿ ਤਿਨ ਸੌ ਬਚਨ ਧਵਾਯੋ_ਤੁਰੈ ਤ੍ਰਿਯ। 
ਪਠੈ _ਪਖਰਿਯਾ _ਪਹੁਚੇ ਕਰਿ ਕੈ ਕੋਪ ਹਿਯ। 
ਕੋਸ 


ਹੋ ਲੀਜੈ ਅਪਨੋ_ਤੁਰੈ ਲਯੋ ਮੈ ਮੋਲ _ਭਰਿ। ੧0 
ਦੰਹਰਾ” 
ਮੁਹਰੈ ਘਰ _ਪਹੁਚਾਇ ਕੈ ਤਿਨ ਕੌ ਚਰਿਤ ਦਿਖਾਇ। 
ਆਨਿ ਤੁਰੋ ਨ੍ਰਿਪ ਕੋ ਦਿਯੋ ਹਿਰਦੈ ਹਰਖ ਉਪਜਾਇ। _੧੧। ੧। 


/ਏਤ ਡੀ ਗਾਠੇਤ_੫ਖ੍ਹਯਾਨੇ /ਤਰਯਾ ਲਾਠੜਹੇ ਮੰਨੀ ਝੂਖ ਅੰਭਾਦੇ /ਟੈਕਾ ਡੌਂ  ਘੌਤਾਲਸਵਂ ਯਾ ਆਤਮ 


ਮਤ _ਨਭ#' ਸਤੁ/ _55੫/ ੨੯੩੧/ ਅਫਲੂੰ/ 


ਦੰਹਰਾ 
ਪ੍ਰਮੁਦ ਕੁਮਾਰਿ ਰਾਨੀ ਰਹੈ ਜਾ ਕੋ ਰੂਪ ਅਪਾਰ। 
ਬਿਜੈ ਰਾਜ ਰਾਜਾ _ਨਿਰਖਿ _ਕਿਯੋ ਆਪਨਾ _ਯਾਰ। _੧। 


੭%#=ੜਾਲ 
ਬਿਜੈ ਰਾਜ ਕੋ _ਲੀਨੋ ਧਾਮ ਬੁਲਾਇ ਕੈ। 
ਲਪਟਿ _ਲਪਟਿ _ਰਤਿ ਕਰੀ ਹਰਖ _ਉਪਜਾਇ ਕੈ। 
ਪੁਨਿ ਤਾ ਸੋ ਯੌ ਬਚਨ ਉਚਾਰੇ ਪ੍ਰੀਤਿ ਕਰਿ। 
ਹੋ ਸੁਨਿ ਰਾਜਾ ਮੁਰਿ ਬੈਨ ਲੀਜਿਅਹਿ ਹਿਿਦੈ ਧਰਿ। ੨। 


ਜਬ ਮੁਰ _ਕਿਯੋ ਸੁਯੰਬਰ ਪਿਤਾ ਬਨਾਇ _ਕਰਿ। 
ਹੋ ਲਖਿ ਕੈ ਤੁਮਰੋਂ ਰੂਪ ਰਹੀ ਉਰਝਾਇ ਕਰ। 
ਅਵਰ ਰਾਵ ਮੁਹਿ ਲੈ ਗਯੋ ਜੁਧ ਮਚਾਇ ਕੈ। 
ਹੋ ਮੋਰ ਨ ਬਸ ਕਛੁ ਚਲਿਯੋ ਮਰੋ ਸਿਖ ਖਾਇ ਕੈ। ੩। 


ਚਰਿਤ੍ਰ ਪਾਖਿਆਨ ੫੯੫ 


੭%/ਤੜਲ 


ਤਦ ਉਸ ਇਸਤਰੀ ਨੇ ਹਸ ਕੇ ਇਸ ਤਰ੍ਹਾਂ ਕਿਹਾ-- ਹੇ ਸ਼ਾਹ ! ਤੂੰ ਮੇਰੀ ਗੌਲ ਕੰਨ 
ਵਿਚ ਪਾ ਲੈ। ਮੈਨੂੰ ਇਥੇ ਪੰਜ ਹਜ਼ਾਰ ਮੋਹਰਾਂ ਦੇ ਜਾਓ। ਫਿਰ ਘੋੜਾ ਲੈ ਕੇ ਆਪਣੇ ਤਬੇਲੇ 
ਵਿਚ _ਬੰਨ੍ਹ _ਲਵੋ।੭। 


ਸ਼ਾਹ ਨੇ ਪੰਜ ਹਜ਼ਾਰ _ਅਸ਼ਰਫ਼ੀਆਂ _ਮੌਗਵਾ ਕੇ _ਅਤੇ ਉਸ ਦੇ ਹੱਥ ਵਿਚ ਘੋੜੇ ਉਤੇ 
ਚੜ੍ਹਿਆਂ ਪਕੜਾ _ਦਿੱਤੀਆਂ। (ਤਦ ਉਸ ਨੇ) ਕਿਹਾ --ਮੈਂ ਮੋਹਰਾਂ (ਘਰ) ਪਹੁੰਚਾ ਕੇ _ਫਿਰ 
ਆਉਂਦੀ ਹਾਂ ਅਤੇ _ਇਸ ਪਿਛੋਂ ਘੋੜਾ ਤੁਹਾਡੇ ਅਸਤਬਲ _ਵਿਚ ਬੰਨ੍ਹਦੀ _ਹਾਂ।੮। 


ਉਨ੍ਹਾਂ ਨੂੰ ਇਹ ਗੱਲ ਕਹਿ ਕੇ ਇਸਤਰੀ ਨੇ ਘੋੜਾ ਭਜਾ ਲਿਆ। ਰਾਜੇ ਨੇ ਕ੍ਰੋਧ ਕਰ ਕੇ 
ਪਿਛੇ ਘੋੜ _ਸਵਾਰ ਲਗਾ _ਦਿੱਤੇ। ਡੇਢ ਸੌ ਕੋਹ ਚਲ ਕੇ ਸਾਰੇ ਥਕ ਕੇ ਹਟ ਗਏ। ਉਹ 
ਇਸਤਰੀ ਹੌਥ ਨ ਆਈ, ਉਹ ਸਿਰ ਪਟਕ ਕੇ ਰਹਿ ਗਏ।੯। 


ਮੋਹਰਾਂ ਘਰ ਪਹੁੰਚਾ ਕੇ _ਉਹ ਇਸਤਰੀ ਉਥੇ ਆਈ ਜਿਥੇ ਸ਼ਾਹ ਸੋਹਣਾ ਦਰਬਾਰ 
ਲਗਾ ਕੇ ਬੈਠਾ _ਸੀ। ਤੁਰਤ ਘੋੜੇ ਤੋਂ ਉਤਰ ਕੇ (ਉਸ ਇਸਤਰੀ ਨੇ) ਤਿੰਨ ਵਾਰ ਸਲਾਮ 
ਕੀਤਾ (ਅਤੇ ਕਿਹ--) ਮੈਂ ਆਪਣਾ ਮੁੱਲ ਲੈ ਲਿਆ, (ਹੁਣ) ਤੁਸੀਂ ਆਪਣਾ ਘੋੜਾ ਲੈ ਲਵੋ।੧0। 


ਦੰਹਰਾ” 

ਮੋਹਰਾਂ ਘਰ ਪਹੁੰਚਾ ਕੇ ਅਤੇ ਉਸ ਨੂੰ ਚਰਿਤ੍ਰ ਵਿਖਾ ਕੇ ਫਿਰ ਰਾਜੇ ਨੂੰ ਦਿਲੋਂ ਪ੍ਰਸੈਨ 
ਹੋ ਕੇ ਘੋੜਾ ਦੇ ਦਿੱਤਾ।੧੧। 

/ਏਥੋਂ ਗੰ ਲਾਰਤੂੱਪ/ਮਆਨ ਦੇ ਤੰਆ ਯਾਰਤ੍ੂਹ ਦੇ ਮੰਡੀ ਡੂਪ ਸੰਵਾਦ ਦੇ 95ਘਵੋਂ' ਲਾੰਠਤ੍ਹ ਦੀ ਸ਼ਮਪਤੀ 

ਭਾ ਲਭ _ਹੰ/ _98੫/ ੨੯੩ਤ੧/ _ਜ਼ਲਦਾ/ 

ਦੰਹਰਾ 

(ਇਕ) ਪ੍ਰਮੁਦ ਕੁਮਾਰੀ ਨਾਂ ਦੀ ਰਾਣੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ। (ਉਸ ਨੇ) 
ਬਿਜੈ ਰਾਜ ਨਾਂ ਦੇ ਰਾਜੇ ਨੂੰ ਵੇਖ ਕੇ ਆਪਣਾ ਯਾਰ _ਬਣਾ _ਲਿਆ।੧। 


੭%/ਤਲ 


ਲਿਪਟ ਕੇ ਰਤੀ-ਕ੍ਰੀੜਾ ਕੀਤੀ। ਫਿਰ ਉਸ ਨਾਲ ਪ੍ਰੇਮ ਕਰ ਕੇ ਇਸ ਤਰ੍ਹਾਂ ਬਚਨ ਉਚਾਰੇ। ਹੇ 
ਰਾਜਨ! ਮੇਰੀ ਗੌਲ ਸੁਣ _ਕੇ ਮਨ ਵਿਚ ਧਾਰਨ ਕਰ _ਲਵੋ।੨। 


(ਉਸ ਨੇ) ਬਿਜੈ ਰਾਜ ਨੂੰ ਘਰ ਬੁਲਾ _ਲਿਆ। ਪੁਸੰਨਤਾ ਪੂਰਵਕ (ਉਸ ਨਾਲ) _ਲਿਪਟ 


ਜਦ ਮੇਰੇ ਪਿਤਾ ਨੇ _ਸੁਅੰਬਰ ਕੀਤਾ ਤਾਂ _ਮੈਂ__ਤੇਰਾ ਰੂਪ ਵੇਖ ਕੇ ਉਲਝ _ਗਈ। _ਪਰ 
ਦੂਜਾ ਰਾਜਾ ਯੁੱਧ ਮਚਾ ਕੇ ਮੈਨੂੰ ਲੈ _ਗਿਆ। ਮੇਰਾ ਕੋਈ ਵੀ ਵਸ ਨ ਚਲਿਆ, (ਸਿਵਾਏ) 
ਜ਼ਹਿਰ ਖਾ ਕੇ ਮਰ ਜਾਣ ਦੇ।੩। 


੫੮੯੬ 


ਸੀ _ਦਸਮ-ਗੁੁੰਥ ਸਾਹਿਬ 


ਲਗਨ ਅਨੋਖੀ ਲਗੈ ਨ ਤੋਰੀ ਜਾਤ ਹੈ। 

ਨਿਰਖਿ ਤਿਹਾਰੋ ਰੂਪ ਨ ਹਿਯੋ ਸਿਰਾਤ ਹੈ। 

ਕੀਜੈ ਸੋਊ ਚਰਿਤ ਜੁ ਤੁਮ ਕਹ ਪਾਇਯੈ। 

ਹੋ ਨਿਜੁ ਨਾਰੀ ਮੁਹਿ ਕੀਜੈ ਸੁ ਬਿਧਿ ਬਤਾਇਯੈ। ੪। 
ਮਹਾ ਰੁਦੂ ਕੇ ਭਵਨ ਜੁਗਿਨ ਹ੍ਹੈ ਆਇਹੋ। 

ਕਛੁਕ ਮਨੁਖ ਲੈ ਸੰਗ ਤਹਾ ਚਲਿ ਜਾਇਹੋ। 
ਮਹਾਰਾਜ ਜੂ ਤੁਮ ਤਹ _ਦਲੁ ਲੈ ਆਇਯੋ। 

ਹੋ ਦੁਸਟਨ ਪ੍ਰਥਮ ਸੰਘਾਰਿ ਹਮੈ ਲੈ ਜਾਇਯੋ। _੫। 
ਬਦਿ ਤਾ ਸੋ ਸੈਕੇਤ ਬਹੁਰਿ ਸੁਖ ਪਾਇ ਕੈ। 

ਨਿਜੁ ਮੁਖ ਤੇ ਕਹਿ ਲੋਗਨ ਦਈ ਸੁਨਾਇ ਕੈ। 
ਮਹਾ ਰੁਦੂ ਕੇ ਭਵਨ ਕਾਲਿ ਮੈ ਜਾਇਹੋ। 

ਹੋਂ ਏਕ ਰੈਨਿ ਜਗਿ ਬਹੁਰਿ ਸਦਨ ਉਠਿ ਆਇਹੋ। ੬। 
ਕਛੁਕ ਮਨੁਛ ਲੈ ਸੈਗਿ ਜਾਤਿ ਤਿਤ ਕੋ ਭਈ। 


ਹੋ ਚਿਤ ਆਪਨੇ ਕੋ ਬੀਚ ਦੁਆਏ ਦੇਤ ਭੀ। ੯। ੧॥ 


/ਏੰਤਾ ਨੀ ਲਾਰਤ੍ਹ ਪਲ੍ਯਾਨ /ਤੇਯਾ ਲਾੰਰਤ੍ਹੇ ਨਹੀ ਭੂਪ ਸੰਠਾਦੇ /ਏਕਾ ਐਂ ਛਯਾਲਸ਼ਵੇਂ ਲਾਠਤ੍ੂਹਾ ਸ਼ਮਪਤਨਆ 


ਮਤ _ਨਭ# ਅਤ/ 98੬7 ੨੯੪6/ ਅਫਲੂੰ/ 


ਚੱਪਾਣ 
ਖੈਰੀ ਨਾਮ _ਬਲੋਚਨਿ _ਰਹੈ। ਦੁਤਿਯ ਸਵਤਿ ਸੰਮੀ ਜਗ ਕਹੈ। 
ਫਤਹ ਖਾਨ ਤਾ ਕੋ ਪਤਿ ਭਾਰੋ। ਤਿਹੂੰ ਭਵਨ ਭੀਤਰ _ਉਜਿਯਾਰੋ। _੧। 


ਰੋਸ ਕਿਯੋ ਤਾ ਧੈ ਹਜਰਤਿ ਅਤਿ। ਮੁਹਿਮ ਸੈਦ ਖਾਂ ਕਰੀ ਬਿਕਟ ਮਤਿ। 
ਤਾਹਿ ਮਿਲਾਇ ਬਹੁਰਿ _ਗਹਿ _ਲੀਨੋ। ਮੁਲਤਾਨ ਓਰ _ਪਯਾਨੋ _ਕੀਨੋ। _੨। 
ਬੰਧ੍ਯੋ ਰਾਵ _ਬਾਲਨ ਸੁਨਿ ਪਾਯੋ। _ਸਕਲ ਪੁਰਖ ਕੋ ਭੇਖ _ਬਨਾਯੋ। 
ਬਾਲੋਚੀ ਸੈਨਾ ਸਭ _ਜੋਰੀ। __ਭਾਤਿ _ਭਾਤਿ ਅਰਿ ਪੁਤਿਨਾ ਤੋਰੀ। ੩। 


ਚਰਿਤ੍ਰ ਪਾਖਿਆਨ ੫੯੭ 


ਅਨੋਖੀ ਲਗਨ _ਲਗੀ _ਹੋਈ _ਤੋੜੀ ਨਹੀਂ ਜਾ _ਸਕਦੀ। _ਤੁਹਾਡੇ ਰੂਪ ਨੂੰ ਵੇਖੋ ਬਿਨਾ 
ਹਿਰਦੇ ਵਿਚ ਠੰਡ ਨਹੀਂ _ਪੈਂਦੀ। ਕੋਈ ਅਜਿਹਾ ਚਰਿਤ੍ਰ ਕਰੋ ਜਿਸ ਨਾਲ ਤੁਹਾਨੂੰ ਪ੍ਰਾਪਤ ਕਰ 
ਸਕਾਂ। ਅਜਿਹੀ ਵਿਧੀ ਦਸੋ ਕਿ ਮੈਨੂੰ ਆਪਣੀ ਇਸਤਰੀ _ਬਣਾ _ਸਕੋ।੪। 


ਮੈਂ ਮਹਾ ਰੁਦੁ ਦੇ ਮੰਦਿਰ ਵਿਚ ਜੋਗਣ ਬਣ ਕੇ ਆਵਾਂਗੀ। ਮੈਂ ਕੁਝ ਬੈਦੇ ਨਾਲ ਲੈ ਕੇ 
ਉਥੇ _ਜਾਵਾਂਗੀ। ਹੇ ਮਹਾਰਾਜ ਜੀ! ਤੁਸੀਂ (ਆਪਣਾ) ਦਲ ਲੈ ਕੇ ਉਥੇ ਆ ਜਾਣਾ। (ਨਾਲ 
ਆਏ) ਦੁਸ਼ਟਾਂ ਨੂੰ ਮਾਰ ਕੇ ਮੈਨੂੰ ਲੈ _ਜਾਣਾ।੫। 


ਉਸ ਨੂੰ ਇਹ ਸੈਕੇਤ ਦਸ ਕੇ ਅਤੇ ਫਿਰ ਸੁਖ ਪੂਰਵਕ ਆਪਣੇ ਮੂੰਹ ਤੋਂ ਲੋਕਾਂ ਨੂੰ 


ਸੁਣਾ ਕੇ ਕਿਹਾ -- ਮੈਂ ਕਲ ਮਹਾ ਰੁਦੂ ਦੇ ਮੰਦਿਰ ਜਾਵਾਂਗੀ ਅਤੇ ਇਕ _ਰਾਤ _ਜਗਰਾਤਾ 
ਕਟ ਕੇ ਫਿਰ ਘਰ ਪਰਤ _ਆਵਾਂਗੀ।੬। 


ਕੁਝ ਬੰਦੇ ਨਾਲ ਲੈ ਕੇ (ਉਹ) ਉਧਰ ਨੂੰ ਚਲ ਪਈ। ਮਹਾ _ਰੁਦੂ ਦੇ ਮੰਦਿਰ ਵਿਚ 
ਜਗਰਾਤਾ ਕਰਨ ਲਈ _ਗਈ। (ਉਸ) ਪਿਆਰੀ ਦੇ ਆਣ ਦਾ ਰਾਜੇ ਨੂੰ ਪਤਾ ਲਗ _ਗਿਆ। 
(ਉਸ ਨੇ) ਸਵੇਰ ਨ ਹੋਣ ਦਿੱਤੀ ਅਤੇ ਦਲ ਜੋੜ ਕੇ ਪਹੁੰਚ _ਗਿਆ।੭। 


ਬੈਦੇ ਇਸਤਰੀ ਨਾਲ _ਸਨ, ਪਹਿਲਾਂ ਉਨ੍ਹਾਂ ਨੂੰ _ਮਾਰਿਆ। ਜਿਹੜੇ ਸੂਰਮੇ ਜੀਉਂਦੇ 


ਚਲਾ _ਗਿਆ।੮। 


ਰਾਣੀ ਨੂੰ ਸੁਖਪਾਲ ਵਿਚ ਚੜ੍ਹਾ _ਲਿਆ। ਸੁਖ _ਪੂਰਵਕ _ਆਲਿੰਗਨ ਅਤੇ _ਚੁੰਬਨ _ਲਏ। 


ਲੋਕਾਂ ਨੂੰ ਸੁਣਾਉਣ ਲਈ ਇਸਤਰੀ ਨੇ ਬਹੁਤ _ਚੀਖ਼ ਪੁਕਾਰ _ਕੀਤੀ। ਪਰ ਆਪਣੇ _ਚਿਤ ਵਿਚ 
(ਯਾਰ ਨੂੰ) ਦੁਆਵਾਂ ਦੇ ਰਹੀ _ਸੀ।੯। 


/ਏਥੋ ਗੰ ਗਾਰਤੂੰਪ/ਸਆਨ ਦੇ ਤੁੰਆ ਗਾਰੜ੍ਹ ਦੇ ਅੰਤ ਭੂਪ ਸੰਵਾਦ ਦੇ _ %੪੬ਵੋ' ਗਾਨਤ ਦੀ ਸਤੀ 
ਭਾ ਲਭ _ਹ/ _5੬/ ੨੯੪6੭/ ਚਲਦਾ) 


ਚੱਪਲਾਂ 
ਖੈਰੀ ਨਾਂ ਦੀ ਇਕ ਬਲੋਚਣ ਰਹਿੰਦੀ ਸੀ। ਉਸ ਦੀ ਦੂਜੀ ਸੌਂਕਣ ਨੂੰ ਲੋਕੀਂ ਸੰਮੀ ਕਹਿੰਦੇ 


ਸਨ। ਉਸ ਦਾ ਪਤੀ ਫ਼ਤਹ ਖ਼ਾਨ ਬਹੁਤ ਮਹਾਨ ਸੀ। ਉਹ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ।੧। 
ਉਸ ਉਤੇ ਬਾਦਸ਼ਾਹ ਨੇ _ਬਹੁਤ ਗੁੱਸਾ _ਕੀਤਾ। ਕਠੋਰ ਮਤ ਵਾਲੇ ਸੈਦ ਖ਼ਾਨ ਨੂੰ (ਉਸ 


ਨੂੰ ਪਕੜਨ ਲਈ) ਮੁਹਿੰਮ ਉਤੇ ਚੜ੍ਹਾ ਦਿੱਤਾ। ਉਸ ਨੂੰ ਮਿਲ ਕੇ ਫਿਰ ਪਕੜ ਲਿਆ ਅਤੇ 
ਮੁਲਤਾਨ ਵਲ ਚਲ _ਪਿਆ।੨। 

ਰਾਜਾ ਪਕੜ ਲਿਆ ਗਿਆ ਹੈ, (ਇਹ ਗੱਲ) ਇਸਤਰੀਆਂ ਨੇ ਸੁਣ ਲਈ। (ਉਨ੍ਹਾਂ ਨੇ) 
ਸਾਰਾ _ਮਰਦਾਵਾਂ ਭੇਸ _ਬਣਾ _ਲਿਆ। ਸਾਰੀ _ਬਲੋਚੀ ਸੈਨਾ ਨੂੰ ਇਕੱਠਾ ਕਰ ਲਿਆ ਅਤੇ ਭਾਂਤ 
ਭਾਂਤ ਨਾਲ ਵੈਰੀ ਦੀ ਸੈਨਾ ਨੂੰ ਤੋੜ _ਦਿੱਤਾ।੩। 


ਪ੯੮ 


%7ਤਲ 
ਸੈਦ ਖਾਨ ਐਸੇ `ਬਚਨਨ ਸੁਨਿ ਪਾਇ ਕੈ। 
ਚੜਿਯੋ _ਜੋਰਿ ਦਲੁ ਪ੍ਰਬਲ ਸੁ ਕੋਪ ਬਢਾਇ ਕੈ। 
ਹੈ ਗੈ ਪੈਦਲ ਬਹੁ ਬਿਧਿ ਦਏ ਸੰਘਾਰਿ ਕੈ। 
ਹੋ ਸੂਰਬੀਰ ਬਾਂਕਨ ਕੌ ਬਾਨ ਪ੍ਰਹਾਰਿ ਕੈ। ੫। 
ਭਾਜੰਨਾ ਛੰਦ 
ਬਜੀ ਭੇਰ ਭਾਰੀ ਮਹਾ ਸੂਰ ਗਾਜੇ। __ਬੈਧੇ ਬੀਰ ਬਾਨਾਨ ਬਾਂਕੇ _ਬਿਰਾਜੇ। 
ਕਿਤੇ ਸੂਲ ਸੈਥੀਨ ਕੇ ਘਾਇ _ਘਾਏ। ਮਰੇ ਜੂਝਿ ਜਾਹਾਨ ਮਾਨੋ ਨ ਆਏ। ੬। 


ਗਜੈਰਾਜ ਜੂਝੈ ਕਿਤੇ ਬਾਜ ਮਾਰੇ। ਕਹੂੰ ਰਾਜ ਘੂਮੈ ਕਹੂੰ ਤਾਜ ਡਾਰੇ। 
ਕਿਤੇ ਪਾਕ ਸਾਹੀਦ ਮੈਦਾਨ ਹੂਏ। ਬਸੇ _ਸੂਰਗ ਮੋ ਜਾਇ ਮਾਨੋ ਨ ਸੂਏ। ੭। 


ਚੱਲ? 
ਖੈਰੀ ਜਾਹਿ ਖਖਗ ਗਹਿ _ਮਾਰੈ। ਗਿਰੈ ਭੂਮਿ ਨ ਰਤੀਕ ਸੰਭਾਰੈ। 
ਸੰਮੀ ਨਿਰਖਿ ਜਾਹਿ ਸਰ ਛੋਰੈ। ਏਕੈ ਬਾਨ ਮੂੰਡ ਅਰਿ ਤੋਰੈ। ੮। 


੭ਾਵੀਯਾ 

ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ। 

ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ _ਬਾਜਨ ਕੇ। 

ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ। 

ਅਤਿ ਮਾਰਿ ਪਰੀ ਨ _ਸੰਭਾਰਿ ਰਹੀ ਸਭ _ਭਾਜਿ ਚਲੇ ਸੁਤ ਰਾਜਨ ਕੇ। ੯। 
ਚੱਪਣਾ 

ਕੇਤੇ ਬਿਕਟ ਸੁਭਟ ਕਟਿ _ਡਾਰੇ। ਕੇਤੇ ਕਰੀ ਹਨੇ ਮਤਵਾਰੇ। 

ਦਲ ਪੈਦਲ ਕੇਤੇ ਰਨ ਘਾਏ। _ਜਿਯਤ ਬਚੇ ਲੈ ਪ੍ਰਾਨ ਪਰਾਏ। _੧0। 


ਖੈਰੀ ਸੰਮੀ ਜਾਤ ਭਈ ਤਹਾ। ਠਾਢੋਂ ਸੈਦ ਖਾਨ ਥੋ_ਜਹਾ। 
ਨਿਜੁ _ਹਥਿਯਹਿ _ਜੰਜੀਰਹਿ _ਡਾਰੇ। _ਤਹੀ _ਜਾਇ _ਝਾਰੀ _ਤਰਵਾਰੈ। _੧੧। 


ਖੁਨਸਿ ਖਗ _ਖਤ੍ਰਿਯਹਿ ਪ੍ਰਹਾਰਿਯੋ। ਪੁਥਮ ਕਰੀ ਕਰ ਕੌ ਕਟਿ ਡਾਰਿਯੋ। 
ਬਹੁਰਿ ਖਾਨ ਕੌ ਤੇਗ _ਚਲਾਈ। ਗ੍ਰੀਵਾ ਬਚੀ _ਨਾਕ ਪਰ __ਆਈ। _੧੨। 


ਚਰਿਤ੍ਰ ਪਾਖਿਆਨ ੫੯੯ 


ਦੰਹਰਾ 


ਸੈਦ ਖਾਨ ਨੂੰ ਘੇਰ ਕੇ ਇਸਤਰੀਆਂ ਨੇ ਇਸ ਤਰ੍ਹਾਂ ਸੁਣਾ ਕੇ ਕਿਹਾ-- ਜਾਂ ਤਾਂ ਸਾਡਾ 
ਪਤੀ ਛਡ ਦੇ ਜਾਂ ਫਿਰ ਸਾਡੇ ਨਾਲ ਸਾਹਮਣੇ ਹੋ ਕੇ ਲੜ।੪। 


੭%/=ਲ 


ਸੈਦ ਖਾਨ ਅਜਿਹੇ ਬਚਨ ਸੁਣ ਕੇ ਅਤੇ ਕ੍ਰੋਧਿਤ ਹੋ ਕੇ ਬਹੁਤ ਸਾਰੀ ਸੈਨਾ ਇਕੱਠੀ 
ਕਰ ਕੇ ਚਲ ਪਿਆ। ਹਾਥੀ, ਘੋੜੇ, ਪੈਦਲ ਆਦਿ ਨੂੰ ਸੰਘਾਰ ਕੇ ਅਤੇ ਬਾਂਕੇ ਯੋਧਿਆਂ ਨੂੰ ਤੀਰ 
ਮਾਰ ਕੇ (ਕਈ ਤਰ੍ਹਾਂ ਦਾ ਯੁੱਧ _ਕੀਤਾ)।੫। 


ਭਾਲੰਨ ਛੰਦ 

ਭਾਰੀ ਭੇਰੀ ਵਜੀ ਹੈ ਅਤੇ ਮਹਾਨ ਸੂਰਮੇ ਗੱਜਣ ਲਗੇ _ਹਨ। _ਸੁੰਦਰ ਸੂਰਮੇ ਬਾਣਾਂ ਨੂੰ 
ਬੰਨ੍ਹ ਕੇ ਆ ਬਿਰਾਜੇ ਹਨ। ਕਿਤੇ ਤ੍ਰਿਸ਼ੂਲਾਂ ਅਤੇ ਸੈਹਥੀਆਂ ਦੇ ਘਾਓ _ਲਗੇ _ਹਨ। ਜੋ _(ਯੁੱਧ- 
ਭੂਮੀ ਵਿਚ) ਜੂਝ _ਮਰੇ ਹਨ, ਉਹ ਮਾਨੋ ਇਸ ਸੰਸਾਰ ਵਿਚ ਆਏ ਹੀ ਨ ਹੋਣ।੬। 

ਕਿਤੇ ਹਾਥੀ ਮਾਰੇ ਗਏ ਹਨ ਅਤੇ ਕਿਤੇ ਘੋੜੇ ਮਾਰੇ ਗਏ ਹਨ। ਕਿਤੇ ਰਾਜੇ ਘੁੰਮ ਰਹੇ 
ਹਨ ਅਤੇ ਕਿਤੇ ਤਾਜ ਪਏ _ਹਨ। ਕਿਤਨੇ ਹੀ ਯੁੱਧ-ਭੂਮੀ ਵਿਚ ਸ਼ਹੀਦ ਹੋਕੇ ਪਵਿਤ੍ਰ ਹੋ ਗਏ 
ਹਨ ਅਤੇ ਸਵਰਗ ਵਿਚ ਜਾ ਵਸੇ ਹਨ ਮਾਨੋ ਮੋਏ ਹੀ ਨ ਹੋਣ।੭। 
ਚੱਪਲਾਂ 

ਖੈਰੀ ਤਲਵਾਰ ਪਕੜ ਕੇ ਜਿਨ੍ਹਾਂ ਨੂੰ ਮਾਰਦੀ ਸੀ, ਉਹ ਧਰਤੀ ਉਤੇ ਡਿਗ ਪੈਂਦੇ ਸਨ 

ਤੀ 

ਇਕੋ ਬਾਣ ਨਾਲ ਵੈਰੀ ਦਾ ਸਿਰ ਪਾੜ ਦਿੰਦੀ ਸੀ।੮ 


ਕਿਤੇ ਤਲਵਾਰਾਂ ਪਈਆਂ ਹਨ ਕਿਤੇ ਮਿਆਨ ਪਏ ਹਨ, ਕਿਤੇ ਧਰਤੀ ਉਤੇ ਤਾਜਾਂ ਦੇ 
ਟੁਕੜੇ _ਡਿਗੇ ਪਏ _ਹਨ। _ਕਿਤੇ ਬਾਣ, _ਕਿਤੇ _ਬਰਛੀਆਂ ਅਤੇ _ਕਿਤੇ ਘੋੜਿਆਂ ਦੇ ਅੰਗ _ਕਟੇ 
ਹੋਏ ਪਏ _ਹਨ। ਕਿਤੇ ਸੂਰਮੇ ਪਏ ਹਨ ਕਿਤੇ ਬਸਤੁ ਸ਼ੋਭ ਰਹੇ ਹਨ ਅਤੇ ਕਿਤੇ ਹਾਥੀਆਂ ਦੇ 
ਸੁੰਡ ਡਿਗੇ ਪਏ ਹਨ। ਬਹੁਤ ਅਧਿਕ ਮਾਰ ਪਈ ਹੈ, (ਕਿਸੇ ਨੂੰ ਕੋਈ) ਸੰਭਾਲ ਨਹੀਂ ਰਹੀ ਹੈ 


ਅਤੇ ਸਭ ਰਾਜ ਕੁਮਾਰ ਭਜ ਚਲੇ _ਹਨ।੯। 
ਚੱਪਣਾ 

ਕਿਤਨੇ _ਹੀ ਭਿਆਨਕ ਸੂਰਮੇ _ਕਟ _ਦਿੱਤੇ ਗਏ _ਹਨ। ਕਈ _ਮਸਤ ਹਾਥੀ ਮਾਰੇ ਗਏ 
ਹਨ। ਕਿਤਨੇ ਹੀ ਪੈਦਲ ਰਣ ਵਿਚ ਮਾਰੇ ਗਏ ਹਨ। ਜੋ ਜੀਉਂਦੇ ਬਚ ਗਏ ਹਨ, ਉਹ ਪ੍ਰਾਣ 
ਬਚਾ _ਕੇ ਭਜ ਗਏ _ਹਨ।੧0। 

ਖੈਰੀ ਅਤੇ ਸੰਮੀ ਉਥੇ ਜਾ ਪਹੁੰਚੀਆਂ ਜਿਥੇ ਸੈਦ ਖ਼ਾਨ _ਖੜੋਤਾ _ਸੀ। ਆਪਣੇ ਹਾਥੀਆਂ 
ਦੀਆਂ ਜ਼ੌਜੀਰਾਂ (ਧਰਤੀ ਉਤੇ) ਸੁਟ ਦਿੱਤੀਆਂ ਅਤੇ ਉਥੇ _ਜਾ__ਕੇ ਤਲਵਾਰਾਂ _ਝਾੜੀਆਂ।੧੧। 

ਖੁਣਸ ਖਾ ਕੇ ਛਤ੍ਰੀ ਸੂਰਮੇ _ਉਤੇ ਤਲਵਾਰ _ਦਾ ਵਾਰ _ਕੀਤਾ। _ਪਹਿਲਾਂ ਹਾਥੀ ਦੀ 
ਸੁੰਡ _ਕਟ _ਦਿੱਤੀ। ਫਿਰ ਖ਼ਾਨ ਉਤੇ ਖੜਗ _ਦਾ ਹਮਲਾ _ਕੀਤਾ। _ਗਰਦਨ ਤਾਂ ਬਚ _ਗਈ, 
ਪਰ ਨੱਕ _ਉਤੇ ਆ ਵਜੀ।੧੨। 


ਤਬ ਸੰਮੀ ਸੈਹਥੀ ਸੰਭਾਰੀ। ਮਹਾ ਸਤੁ _ਕੇ ਉਰ ਮੈ _ਮਾਰੀ। 


ੋ- 


ਬੰਗੁ _ਨਿਹਾਰ ਤ੍ਰਿਯਾ _ਪਹਿਚਾਨੀ। _ਧੰਨ _ਧੰਨ _ਸੈਦ ਖਾਂ _ਬਖਾਨੀ। 
ਇਨ ਕੇ ਪੇਟ ਪੁਤ੍ਰ ਜੋ ਹੂਹੈ ਹੈ। ਬਾਤਨ ਜੀਤਿ ਲੰਕ ਗੜ ਲੈਹੈ। ੧੫। 


ਦੰਹਰਾ 
ਚੀਰ ਫੌਜ ਗਜ _ਫਾਧਿ ਕੈ ਆਨਿ ਕਿਯੋ ਮੁਹਿ ਘਾਇ। 
ਇਨ ਕੌ ਇਹੈ ਇਨਾਮੁ ਹੈ ਭਰਤਾ ਦੇਹੁ ਮਿਲਾਇ। _੧੬। 
ਐਸ _ਖਗ ਸਿਰ _ਝਾਰਿ ਕੈ ਬਡੇ ਪਖਰਿਯਨ ਘਾਇ। 
ਸੈਨ ਕੈ ਨਿਜੁ ਪਤਿ ਲਯੋ ਛਨਾਇ। _੧੭। 


ਚੱਪਣਾ 
ਸੂਰਬੀਰ ਬਹੁ _ਭਾਤਿ ਸੰਘਾਰੇ। ਖੇਦਿ ਖੇਤ ਤੇ ਖਾਨ ਨਿਕਾਰੇ। 
ਨਿਜੁ _ਭਰਤਹਿ ਛੁਰਵਾਹਇ ਲ੍ਯਾਈ। _ਭਾਤਿ _ਭਾਤਿ ਸੋ _ਬਜੀ _ਬਧਾਈ। ੧੮। ੧। 


/ਏ/ਤਾ ਡੀ ਲਾੰਰੜ੍ਹ ਪਖ੍ਹਲਾਨੇ /ਤੂਯਾ ਲਾਰੇੜ੍ਹੇ ਮਹਾ ਭੂਪ ਅੰਨਾਦੇ /ਟਕਾ ਐਂ ਐੈਤਾਲਨਵਂ ਲਾੰਠਤੂ _ਸਆਪਤਨ 
ਗਤ ਭਭ#' ਤ/ 55੭/ ੨੯੫੮/ %ਫਲ,/ 


ਚੱਪਾਣ? 
ਸਹਿਰ ਕਨੌਜ ਕੰਚਨੀ ਰਹੈ। ਅਧਿਕ ਰੂਪ ਤਾ ਕੌ ਜਗ ਕਹੈ। 
ਦੁਰਗ ਦਤ ਰਾਜਾ ਬਸਿ _ਭਯੋ। _ਰਾਨਿਨ ਡਾਰਿ ਹਿਰਦੈ ਤੇ ਦਯੋਂ। _੧। 


ਰਾਨਿਨ ਬੈਠ ਮੰਤ੍ਰਿ ਯੋ _ਕਯੋ। ਰਾਜਾ ਕਰ ਹਮਰੇ ਤੇ ਗਯੋ। 
ਸੋਊ ਜਤਨ ਆਜੁ ਮਿਲਿ ਕਰਿਯੈ। ਜਾ ਤੇ ਯਾ ਬੇਸ੍ਹਾ ਕੌ ਮਰਿਯੈ। ੨। 


%7ਤਲ 
ਬਿਸਨ ਸਿੰਘ ਕੌ ਰਾਣੀ ਲਯੋ ਬੁਲਾਇ ਕੈ। 
ਕਾਮ ਕੇਲ ਤਾ ਸੌ ਕਿਯ ਪ੍ਰੀਤੁਪਜਾਇ ਕੈ। 
ਪੁਨਿ ਤਾ ਸੋ ਯੋ ਬੈਨ ਕਹੇ ਹਿਤ ਮਾਨਿ ਕੈ। 
ਹੋ ਮੋਰ ਕਾਰਜਹਿ ਕਰੋ ਹਿਤੂ ਮੁਹਿ ਜਾਨਿ ਕੈ। ੩। 


ਚਰਿਤ੍ਰ ਪਾਖਿਆਨ ੬0੧ 


ਅਤੇ ਵੱਡੇ ਵਿਚ 
ਬਰਛੇ _ਵਿਚ ਪਰੋ ਕੇ _(ਅੰਬਾਰੀ ਤੋਂ) ਉਤਾਰ ਲਿਆ ਅਤੇ ਨੂੰ ਵਿਖਾ ਕੇ ਧਰਤੀ ਉਤੇ 
ਸੁਟ ਦਿੱਤਾ।੧੪। 

ਵੰਗਾਂ ਵੇਖ ਕੇ _ਸੈਦ ਖ਼ਾਨ ਨੇ ਇਸਤਰੀ ਨੂੰ ਉਸ 
ਕਹਿਣ _ਲਗਾ। _ਇਸ ਦੇ ਪੇਟ ਵਿਚੋਂ ਜੋ ਬੱਚਾ ਪੈਦਾ ਹੋਵੇਗਾ, 
ਲੰਕਾ ਦੇ ਕਿਲ੍ਹੇ ਨੂੰ ਜਿਤ _ਲਏਗਾ।੧੫। 


ਦੰਹਰਾ 


(ਇਸ ਇਸਤਰੀ ਨੇ) 


ਸੂਰਬੀਰਾਂ ਨੂੰ _ਬਹੁਤ _ਤੜ੍ਹਾਂ ਮਾਰਿਆ ਅਤੇ _ਖ਼ਾਨਾਂ ਨੂੰ _ਯੁੱਧ-ਭੂਮੀ _ਵਿਚ _ਖਦੇੜ _ਦਿੱਤਾ। 


ਆਪਣੇ ਪਤੀ _ ਨੂੰ ਛੁੜਵਾ `ਲਿਆਈਆਂ। ਭਾਂਤ ਭਾਂਤ ਦੇ ਖੁਸ਼ੀ ਦੇ ਵਾਜੇ _ਵਜਣ _ਲਗੇ।੧੮। 

/ਏਥੋਂ ਗੰ ਯਾਰਤੁੱਪ/ਮਆਨ ਦੇ ਤੰਆ ਲਾਰਤ੍ੂ ਦੇ ਅੰਹੀੰ ਭੂਪ ਸੰਵਾਦ ਦੇ ੧5੭ਵੇ' ਲਾੰਰਤਹ ਦੀ ਸਮਾਪਤੀ 

ਭਾ ਲਭ ਹੀ _5%੭/ ੨੯੫੮/ ਜਲਦਾ/ 

ਚੱਪਾਣ 

ਕਨੌਜ ਨਗਰ _ਵਿਚ ਇਕ ਵੇਸਵਾ ਰਹਿੰਦੀ ਸੀ। ਸੰਸਾਰ ਉਸ ਨੂੰ ਬਹੁਤ _ਰੂਪਵਾਨ 
ਕਹਿੰਦਾ ਸੀ। ਦੁਰਗਾ ਦੱਤ ਨਾਂ ਦਾ ਰਾਜਾ ਉਸ ਦੇ ਵਸ ਵਿਚ ਹੋ ਗਿਆ ਅਤੇ (ਆਪਣੀਆਂ) 
ਰਾਣੀਆਂ ਨੂੰ ਹਿਰਦੇ ਤੋਂ ਵਿਸਾਰ _ਦਿੱਤਾ।੧। 

ਰਾਣੀਆਂ ਨੇ ਬੈਠ ਕੇ ਇਹ ਸਲਾਹ _ਕੀਤੀ ਕਿ ਰਾਜਾ ਸਾਡੇ _ਹੌਥੋਂ ਨਿਕਲ ਗਿਆ ਹੈ। 
(ਸਾਨੂੰ) ਉਹੀ ਯਤਨ ਮਿਲ ਕੇ ਕਰਨਾ ਚਾਹੀਦਾ ਹੈ ਜਿਸ ਕਰ ਕੇ ਇਸ ਵੇਸਵਾ ਨੂੰ ਮਾਰਿਆ 
ਜਾਏ।੨। 


੭%/=ਲ 


ਰਾਣੀ ਨੇ _ਬਿਸਨ ਸਿੰਘ ਨੂੰ ਬੁਲਾਇਆ। ਉਸ ਨਾਲ ਪ੍ਰੇਮ ਪੈਂਦਾ ਕਰ ਕੇ ਕਾਮ-ਕ੍ਰੀੜਾ 
ਕੀਤੀ। ਫਿਰ ਉਸ ਨਾਲ ਹਿਤ ਸਹਿਤ ਗੱਲ ਕੀਤੀ ਕਿ ਮੈਨੂੰ (ਆਪਣਾ) ਹਿਤੂ ਜਾਣ ਕੇ _ ਮੇਰਾ 
ਇਕ ਕੰਮ ਜ਼ਰੂਰ _ਕਰੋ।੩। 


ਸੀ _ਦਸਮ-ਗੁੁੰਥ ਸਾਹਿਬ 


ਪ੍ਰਥਮ ਬਹੁਤ ਧਨ ਯਾ _ਬੇਸ੍ਹਾ ਕੌ ਦੀਜਿਯੈ। 
ਬਹੁਰਿ ਰਾਵ ਦੇਖਤ ਹਿਤ ਯਾ_ਸੌ_ਕੀਜਿਯੈ। 
ਜਬ ਰਾਜਾ ਸੌ ਯਾ ਕੌ ਨੇਹੁ ਤੁਰਾਇਲੈ। 

ਹੋਂ ਬਹੁਰਿ ਆਪਨੇ ਧਾਮ ਬੋਲਿ ਇਹ ਘਾਇਯੈ। ੪। 
ਪੁਥਮ ਦਰਬੁ _ਬੇਸ੍ਹਾ ਕਹ ਦਯੋ ਬਨਾਇ ਕੈ। 
ਪੁਨਿ ਤਾ ਸੋ ਰਤਿ ਮਾਨੀ ਪ੍ਰੀਤੁਪਜਾਇ ਕੈ। 
ਜਬ ਤਾ ਕੋ ਨ੍ਰਿਪ ਲੀਨੋ ਸਦਨ ਬੁਲਾਇ ਕੈ। 
ਹੋ_ਤੌਨ ਸਭਾ ਮੈ ਬੈਠਿਯੋ ਸੋਊ ਆਇ ਕੈ। ੫। 
ਬਿਸਨ ਸਿੰਘ ਤਿਹ ਕਹਿਯੋ ਕਛੂ _ਮੁਸਕਾਇ ਕੈ। 
ਬਹੁਰਿ _ਸਾਰਤੈ ਕਰੀ ਨ੍ਰਿਪਹਿ _ਦਿਖਰਾਇ ਕੈ। 
ਯਾ ਮੂਰਖ ਨ੍ਰਿਪ ਕੌ ਨਹਿ ਦੇਸੀ ਦੀਜਿਯੈ। 

ਹੋ ਯਾ ਸੋ ਨੇਹੁ ਬਢਾਇ ਨ ਯਾ ਕੋ ਕੀਜਿਯੈ। ੬। 


ਚੱਪਲਾਂ 


ਦੰਹਰਾ 


ਤੁਹਿ ਦੇਖਤ ਇਨ ਉਹਿ ਦਈ ਦੇਸੀ ਸੁਨੁ _ਮਹਾਰਾਜ। 


ਤਾ ਤੇ ਤੁਮਰੋਂ ਯਾ ਭਏ ਹਿਤ ਕੀਨੋ ਕਿਹ ਕਾਜ। ੮। 
ਬੇਸ੍ਹਾ ਤੁਮ ਕੋ ਭਾਵਈ ਤ੍ਯਾਗ ਕਰਿਯੋ ਤੈ ਮੋਹਿ। 
ਔਰ ਪੁਰਖੁ ਤਾ ਕੌ _ਰੁਚੈ ਲਾਜ ਨ ਲਾਗਤ ਤੋਹਿ। ੯। 


ਦੰਹਰਾ 


ਇਨ ਬੇਸੂਨਿ ਕੋ ਲਾਜ ਨਹਿ ਨਹਿ ਜਾਨਤ ਰਸ _ਰੀਤਿ। 
ਰਾਵ ਛੋਰਿ ਰੰਕਹਿ _ਭਜਹਿ ਪੈਸਨ ਕੀ _ਪਰਤੀਤ। _੧੧। 


੭%#=ੜਾਲ਼ 
ਤੁਮ ਸੇਤੀ ਬਾਹਰ ਕੋ ਨੇਹ _ਜਤਾਵਈ। 
ਨਿਜੁ ਹਿਤ ਵਾ ਕੇ ਸੰਗ ਟਕਾ ਜੋ ਲ੍ਯਾਵਈ। 
ਔਰ ਸਦਨ ਮੋ ਜਾਤ ਜੁ _ਯਾਹਿ ਬਤਾਇਯੈ। 


ਹੋ ਤਬ ਰਾਜਾ ਜੁ ਇਹ ਕਹ ਲੀਕ _ਲਗਾਇਯੈ। _੧੨। 


ਤਬ ਰਾਨੀ ਚਲਿ 'ਆਈ। ਸਕਲ ਭੇਦ ਤਿਹ ਦਿਯੋ _ਬਤਾਈ। 
ਤੁਹਿ ਦੇਖਤ ਦੇਸੀ ਉਹਿ ਦਈ। ਤੋਰੀ ਪ੍ਰੀਤਿ ਕਹਾ ਇਹ _ਭਈ। _੭। 


ਚਰਿਤ੍ਰ ਪਾਖਿਆਨ ੬0੩ 


ਪਹਿਲਾਂ ਤਾਂ ਇਸ ਵੇਸਵਾ ਨੂੰ ਬਹੁਤ ਧਨ ਦਿਓ ਅਤੇ ਫਿਰ ਰਾਜੇ ਦੇ ਵੇਖਦਿਆਂ ਉਸ 
ਨਾਲ ਪ੍ਰੇਮ ਦਾ ਪ੍ਰਗਟਾਵਾ ਕਰੋ। ਜਦ ਇਸ ਦਾ ਰਾਜੇ ਨਾਲੋਂ ਪ੍ਰੇਮ ਟੁਟ ਜਾਵੇ ਤਾਂ ਫਿਰ ਇਸ 
ਨੂੰ ਆਪਣੇ ਘਰ _ਬੁਲਾ _ਕੇ ਮਾਰ _ਦਿਓ।੪। 


ਪਹਿਲਾਂ ਤਾਂ ਵੇਸਵਾ ਨੂੰ ਬਹੁਤ ਸਾਰਾ ਧਨ ਦਿੱਤਾ। ਫਿਰ ਪ੍ਰੇਮ ਪੈਦਾ ਕਰ ਕੇ ਉਸ ਨਾਲ 
ਰਤੀ-ਕ੍ਰੀੜਾ _ਕੀਤੀ। ਜਦ ਰਾਜੇ ਨੇ ਉਸ (ਵੇਸਵਾ) ਨੂੰ ਸਦਨ (ਅਥਵਾ ਸਭਾ) ਵਿਚ ਬੁਲਾਇਆ 
ਤਾਂ ਉਹ (ਬਿਸ਼ਨ ਸਿੰਘ) ਵੀ ਉਸ ਸਭਾ ਵਿਚ ਆ ਕੇ ਬੈਠ ਗਿਆ।੫। 


ਬਿਸ਼ਨ ਸਿੰਘ ਨੇ ਕੁਝ ਹਸ ਕੇ ਉਸ ਨੂੰ ਕਿਹਾ ਅਤੇ ਫਿਰ ਰਾਜੇ ਨੂੰ ਵਿਖਾਉਂਦੇ ਹੋਇਆਂ 
ਇਸ਼ਾਰੇ _ਕੀਤੇ। ਇਸ ਮੂਰਖ ਰਾਜੇ ਨੂੰ ਹੋਰ ਹਾਵ ਭਾਵ ('ਦੇਸੀ') ਨ ਵਿਖਾ। ਇਸ ਨਾਲ ਪ੍ਰੇਮ 
ਵਧਾ ਕੇ ਅਜਿਹਾ ਨ ਕਰ।੬। 


ਜੱਪਣਾ 

ਤਦ ਰਾਣੀ ਰਾਜੇ ਕੋਲ ਚਲ ਕੇ ਆ ਗਈ ਅਤੇ ਉਸ ਨੂੰ ਸਾਰੀ ਗੌਲ ਦਸ ਦਿੱਤੀ। 
ਤੁਹਾਡੇ ਵੇਖਦੇ ਹੋਇਆਂ ਉਹ ਹਾਵ-ਭਾਵ ਉਸ ਨੂੰ ਦਿਖਾ ਰਹੀ ਹੈ। ਤੇਰੀ ਇਸ ਨਾਲ ਕਿਹੋ 
ਜਿਹੀ ਪ੍ਰੀਤ _ਹੈ।੭। 
ਦੰਹਰਾ 


ਹੇ ਮਹਾਰਾਜ! ਸੁਣੋ, ਤੁਹਾਡੇ ਵੇਖਦੇ ਹੋਇਆਂ ਇਸ ਨੇ ਹਾਵ-ਭਾਵ ਉਸ ਨੂੰ ਵਿਖਾਏ 
ਹਨ। ਤਾਂ ਫਿਰ ਇਸ ਨਾਲ ਕੀਤਾ ਪਿਆਰ ਕਿਸ ਕੰਮ ਦਾ।੮। ਵੇਸਵਾ ਤੁਹਾਨੂੰ ਚੰਗੀ 
ਲਗਦੀ ਹੈ ਅਤੇ ਮੈਨੂੰ ਤਿਆਗ ਦਿੱਤਾ ਹੈ। _ਉਸ ਨੂੰ ਹੋਰ ਮਰਦ _ਚੰਗਾ _ਲਗਦਾ ਹੈ, _ਕੀ 


ਤੁਹਾਨੂੰ _ਲਾਜ ਨਹੀਂ __ਲਗਦੀ।੯। 
ਚੱਪਣਾ 

ਜੇ ਇਸ (ਵੇਸਵਾ) ਨੂੰ ਘਰ ਵਿਚ _ਰਖਣ _ਨਾਲ ਇਜ਼ਤ _('ਪਤਿ”) ਮਿਲਦੀ ਹੈ 
(ਫਿਰ) ਸ੍ਰੇਸ਼ਨ ਇਸਤਰੀਆਂ ('ਬਰਾਗਿਨਿਨ”) ਨੂੰ ਘਰ ਵਿਚ ਕਿਉਂ ਲਿਆਉਂਦਾ ਜਾਏ। ਜੇ 
ਉਤੇ ਚੜ੍ਹ ਕੇ ਜੰਗ _ਜਿਤੀ ਜਾ ਸਕੇ, ਤਾਂ ਫਿਰ ਘੋੜਿਆਂ ਉਤੇ ਪੈਸੇ ਖ਼ਰਚਣ ਦੀ ਕੀ 
ਹੈ।੧0। 
ਦੰਹਾਰਾ 


ਗੈਂ ੫. 


ਨੂੰ ਜਾਣਦੀਆਂ _ਹਨ। _ਇਹ ਪੈਸਿਆਂ ਲਈ ਰਾਜਿਆਂ ਨੂੰ ਛਡ ਕੇ ਰੰਕਾਂ ਨਾਲ _ਰਮਣ 
ਸਕਦੀਆਂ ਹਨ।੧੧। 
੭%#ਤਾਲ਼ 

ਇਹ ਤੁਹਾਡੇ ਨਾਲ ਬਾਹਰੋਂ ਪ੍ਰੇਮ ਪ੍ਰਗਟ ਕਰਦੀ ਹੈ, ਪਰ 
ਉਸ ਨਾਲ ਹੈ ਜੋ ਧਨ ਲਿਆਉਂਦਾ ਹੈ। ਜੇ ਦਸ ਦਿੱਤਾ ਜਾਏ ਕਿ 
ਜਾਂਦੀ ਹੈ, ਤਦ ਹੇ ਰਾਜਨ! ਇਸ ਦੇ ਸੰਬੰਧ ਤੇ ਲਕੀਰ ਹੀ ਫੇਰ ਦੇਣੀ ਚਾਹੀਦੀ ਹੈ (ਅਰਥਾਤ[ 
ਸੰਬੰਧ _ਖਤਮ _ਕਰ ਦੇਣਾ ਚਾਹੀਦਾ _ਹੈ)।੧੨। 


ਇਨ੍ਹਾਂ ਵੇਸਵਾਵਾਂ ਨੂੰ (ਕਿਸੇ ਤਰ੍ਹਾਂ ਦੀ) ਕੋਈ ਲਾਜ ਨਹੀਂ ਹੈ ਅਤੇ ਨ ਹੀ ਪ੍ਰੇਮ ਦੀ ਰੀਤ 
ਕਰ 


੬08 ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ” 
ਇਤ ਰਾਨੀ ਰਾਜਾ ਭਏ ਐਸ _ਕਹਿਯੋ _ਸਮੁਝਾਇ। 
ਮਨੁਛ ਪਠੈ ਉਤ ਜਾਰ ਕੋ ਬੇਸ੍ਹਾ ਲਈ _ਬੁਲਾਇ। _੧੩। 


ਚੱਪਣਾ 
ਜਬ ਬੇਸ੍ਹਾ ਤਾ ਕੇ ਘਰ ਗਈ। _ਰਨਿਯਹਿ ਆਨਿ ਸਖੀ ਸੁਧਿ ਦਈ। 
ਨਿਜੁ ਪਤਿ ਕੌ ਲੈ ਚਰਿਤਿ ਦਿਖਾਇਯੋ। ਨ੍ਰਿਪ ਧ੍ਰਿਗ ਚਿਤ ਆਪਨ _ਠਹਰਾਯੋ। _੧੪। 


ਤਿਨ _ਪੈਸਨ ਹਿਤ ਤ੍ਯਾਗ ਮੁਹਿ _ਅਨਤੈ _ਕਿਯੋ _ਪ੍ਯਾਰ। _੧੫। 


ਕੇਲ ਕਰਤ ਮਰਿ ਗਈ ਤਵਨ ਦੁਖ ਪਾਇਯੋ। 
ਹੋ ਕੈਸੁ ਪੇਸਨੀ ਰਾਨੀ ਚਰਿਤ _ਬਨਾਇਯੋ। _੧੬। ੧। 
/ਏੱਤਾ ਸੀ ਲਾਰੇਤ੍ਹ ੫ਲ੍ਹਯਾਨੇ /ਤੈਯਾ ਲਾਰੜ੍ਹੇ ਅੰਤਾਂ ਭੂਆ ਸੰਭਾਦੇ /ਏਕ` ਸੈਂ ਅਠਤਾਲਨਵਂ ਗਾੰਨਤਾ _ ਼ਆਮਤਮਆ 
ਸਤ ਨਭਨ ਸਤ? _95੮/ -੨੯੭੪/ #ਫਰੀ/ 
ਚੱਪਣਾ 
ਪਰਬਤ ਸਿੰਘ ਪੋਸਤੀ ਰਹੈ। ਪਾਚਿਸਤ੍ਰੀ ਜਾ ਕੇ ਜਗ ਕਹੈ। 
ਪੋਸਤ ਪਿਯਤ ਕਬਹੂੰ ਨ _ਅਘਾਵੈ। ਤਾ ਕੋ ਕਵਨ ਮੋਲ ਲੈ ਪ੍ਯਾਵੈ। ੧। 


ਇਕ ਦਿਨ ਟੂਟਿ ਅਮਲ ਤਿਹ ਗਯੋ। ਅਧਿਕ ਦੁਖੀ ਤਬ ਹੀ ਸੋ ਭਯੋ 
ਤਬ ਪਾਚੋ _ਇਸਤ੍ਰਿਨ ਸੁਨਿ ਪਯੋ। ਖੋਜਿ ਰਹੀ ਗ੍ਰਿਹ ਕਛੂ ਨ ਲਹਿਯੋ। ੨। 
ਤਬ ਪਾਚੋ ਮਿਲਿ ਮਤੋ ਬਿਚਾਰਿਯੋ। ਊਪਰ _ਖਾਟ ਦੁਖਿਤ ਸੋ _ਡਾਰਿਯੋ। 

ਇਨ ਗਾਡਨ ਲੈ ਚਲੈ _ਉਚਾਰਿਯੋ। _ਨਿਜੁ _ਮਨ ਯਹੇ _ਤ੍ਰਿਯਾਨ _ਬਿਚਾਰਿਯੋ। _੩। 


੭%/ਤਲ 
ਡੰਡਕਾਰ ਕੇ ਬੀਚ ਜਬੈ ਤ੍ਰਿਯ ਵੈ ਗਈ। 
ਮਾਰਗ ਮਹਿ _ਗਡਹਾ _ਗਹਿਰੋ _ਨਿਰਖਤ _ਭਈ। 
ਆਵਤ _ਲਖੇ _ਬਟਊਆ _ਧਨ ਲੀਨੇ _ਘਨੋ। 


ਚਰਿਤ੍ਰ ਪਾਖਿਆਨ ੬0੫ 


ਦੰਹਰਾ 

ਇਧਰ ਰਾਣੀ ਨੇ ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਸਮਝਾਇਆ ਅਤੇ ਉਧਰ _ਉਸ _ਯਾਰ 
ਵਲੋਂ ਬੰਦਾ ਭੇਜ ਕੇ ਵੇਸਵਾ ਨੂੰ _ਬੁਲਵਾ _ਲਿਆ।੧੩। 
ਚੱਪਣਾ 

ਜਦ ਵੇਸਵਾ ਉਸ (ਯਾਰ) ਦੇ ਘਰ ਗਈ ਤਾਂ ਰਾਣੀ ਨੂੰ 
(ਰਾਣੀ ਨੇ) ਆਪਣੇ ਪਤੀ ਨੂੰ ਉਸ ਦਾ ਚਰਿਤਰ ਵਿਖਾ ਦਿੱਤਾ ਅਤੇ 
ਧਿਕਾਰਿਆ।੧੪। 
ਦੰਹਰਾ 


(ਰਾਜਾ ਸੋਚਣ ਲਗਾ) ਜਿਸ ਨੂੰ ਮੈਂ ਬੇਸ਼ੁਮਾਰ ਧਨ ਦੇ ਕੇ ਆਪਣਾ ਮਿਤਰ ਬਣਾਇਆ 


ਸੀ, ਉਸ ਨੇ ਪੈਸਿਆਂ ਲਈ ਮੈਨੂੰ ਤਿਆਗ ਕੇ ਹੋਰ ਨੂੰ ਪਿਆਰ ਕਰ ਲਿਆ ਹੈ।੧੫। 
੭%/ੜਲ 

ਜਦ (ਯਾਰ ਨਾਲ) ਪ੍ਰੇਮ-ਕ੍ਰੀੜਾ ਕਰ ਕੇ ਵੇਸਵਾ ਬਾਹਰ ਆਈ ਤਾਂ ਰਾਜੇ ਨੇ ਉਸ ਦੇ 
ਪਿਛੇ ਕਈ ਲੜਕੇ ਲਗਾ _ਦਿੱਤੇ। ਉਨ੍ਹਾਂ ਨਾਲ (ਜ਼ਬਰਦਸਤੀ) _ਕਾਮ-ਕ੍ਰੀੜਾ ਕਰਦਿਆਂ ਦੁਖ 
ਪਾ ਕੇ (ਉਹ) ਮਰ ਗਈ। ਰਾਣੀ ਨੇ ਵੇਸਵਾ (ਨੂੰ ਗਲੋਂ _ਲਾਹਣ ਲਈ) _ਕਿਸ ਤਰ੍ਹਾਂ _ਦਾ 
ਚਰਿਤੁ _ਬਣਾਇਆ।੧੬। 

/ਏਥੋਂ ਨੰ ਲਾਰਤੁੱਪ/ਨਆਨ ਦੇ ਤੁੰਆ ਲਾਨਤ ਦੇ ਮਹਾਂ ਭੂਪ ਅੰਭਾਦ ਦੇ 95੮ਵੋ' ਲਾਰਤ੍ਹ ਦੀ ਨਆਪਤੀ 

ਭਾ ਲਭ ਹ/ _55੮/ ੨੯੭#/ ਜਲਦਾ/ 

ਚੱਪਾਣ 

ਪਰਬਤ ਸਿੰਘ ਨਾਂ ਦਾ ਇਕ ਪੋਸਤੀ ਰਹਿੰਦਾ ਸੀ। ਉਸ ਦੇ (ਘਰ) ਪੰਜ ਇਸਤਰੀਆਂ 
ਦਸੀਆਂ ਜਾਂਦੀਆਂ _ਸਨ। _ਉਹ ਪੋਸਤ _ਪੀਂਦਿਆਂ ਕਦੇ ਤ੍ਰਿਪਤ ਨਹੀਂ ਹੁੰਦਾ ਸੀ। ਉਸ ਨੂੰ ਭਲਾ 
ਕੌਣ ਮੁਲ ਲੈ ਕੇ (ਪੋਸਤ) ਪਿਲਾਵੇ।੧। 

ਇਕ ਦਿਨ ਉਸ ਦਾ ਅਮਲ ਟੁੱਟ ਗਿਆ। ਤਦ ਹੀ ਉਹ ਬਹੁਤ ਦੁਖੀ ਹੋ__ਗਿਆ। 
ਤਦ ਪੰਜਾਂ ਇਸਤਰੀਆਂ ਨੇ ਸੁਣਿਆ (ਕਿ ਉਸ ਦਾ ਅਮਲ ਟੁੱਟ ਗਿਆ ਹੈ), ਤਾਂ ਘਰੋਂ ਲਭਣ 
ਤੇ ਵੀ ਉਨ੍ਹਾਂ ਨੂੰ ਕੁਝ ਨ ਮਿਲਿਆ।੨। 

ਤਦ ਪੰਜਾਂ ਨੇ ਮਿਲ ਕੇ ਮਤਾ ਪਕਾਇਆ _ਅਤੇ _ਉਸ _ਦੁਖਿਆਰੇ ਨੂੰ ਮੌਜੀ _ਉਤੇ 
ਲਿਟਾ ਦਿੱਤਾ। ਉਨ੍ਹਾਂ ਇਸਤਰੀਆਂ ਨੇ ਮਨ ਵਿਚ ਵਿਚਾਰ ਕਰ ਕੇ ਕਿਹਾ ਕਿ ਇਸ ਨੂੰ 
ਦਬਣ ਲੈ ਚਲੀਏ।੩। 


੭%/=ੜਲ 

ਜਦ _ਉਹ ਇਸਤਰੀਆਂ ਉਜਾੜ _('ਡੰਡਕਾਰ”) ਵਿਚ ਗਈਆਂ ਤਾਂ ਉਨ੍ਹਾਂ ਨੇ ਰਸਤੇ 
ਵਿਚ ਇਹ ਡੂੰਘਾ ਟੋਆ ਵੇਖਿਆ। (ਇਸ ਦੇ ਨਾਲ ਹੀ ਉਨ੍ਹਾਂ ਨੇ) ਬਹੁਤ ਸਾਰਾ ਧਨ ਲਿਆਉਂਦੇ 
ਹੋਏ ਰਾਹੀ ਵੇਖੇ। (ਉਨ੍ਹਾਂ ਨੇ) ਸੋਚਿਆ _ਕਿ ਹੁਣ ਸਾਡਾ ਸੌਦਾ ਚੰਗਾ _ਬਣੇਗਾ।੪। 


ਸੀ _ਦਸਮ-ਗ੍ਰੰਥ ਸਾਹਿਬ 


ਸੁਨਹੋ ਬੀਰ _ਬਟਾਊ ਬਾਤ _ਬਲੋਚ _ਸਭ। 
ਪਿਯ ਗਾਡਨ ਕੇ ਹੇਤ ਇਹਾ ਆਈ ਹਮ ਸਭ _ਅਬ। 
ਯਾ ਸੌ ਆਨਿ ਜਨਾਜੋ ਅਬੈ _ਸਵਾਰਿਯੈ। 
ਹੋ ਹਮਰੇ ਗੁਨ ਔਗੁਨ ਨ ਹਿਰਦੈ ਬਿਚਾਰਿਯੈ। ੫। 
ਉਸਟਨ ਤੇ ਸਭ _ਉਤਰਿ ਬਲੋਚ _ਤਹਾ ਗਏ। 
ਨੀਤ ਖੈਰ ਕੀ _ਫਾਤਯਾ ਦੇਤ ਊਹਾ _ਭਏ। 
ਤਾ ਕੋ ਪਰੇ ਸੁਮਾਰ ਮ੍ਰਿਤਕ ਕੀ ਜ੍ਯੋ_ਨਿਰਖ। 
ਹੋ ਨਿਕਟ ਇਸਥਿਤਹ ਭਏ ਗੜਾ ਕੋ ਗੋਰ ਲਖਿ। ੬। 
ਲੀਨੀ _ਖਾਟ ਉਠਾਇ ਮ੍ਰਿਤਕ ਤਿਹ ਜਾਨਿ ਕੈ। 
ਸਕਿਯੋ ਨ ਭੇਦ ਅਭੇਦ ਕਛੂ _ਪਹਿਚਾਨਿ ਕੈ। 
ਜਬ ਤਾ ਪੈ ਸਭ ਹੀ ਇਸਥਿਤ ਭੇ ਆਇ ਕੈ। 
ਹੋ _ਡਾਰਿ ਫਾਸਿਯਨ ਗਡਹੇ ਦਏ ਗਿਰਾਇ ਕੈ। _੭। 
ਏਕ _ਗਾਵ ਤੇ ਦੌਰਿ ਆਫੂ ਲ੍ਯਾਵਤਿ ਭਈ। 
ਏਕ _ਪੁਕਾਰਤ ਊਚ _ਚਲੀ _ਕੋਸਕ _ਗਈ। 
ਬਹੁ ਲੋਗਨ ਕੌ ਲ੍ਯਾਇ ਸੁ ਉਨ ਕੌ ਘਾਇ ਕੈ। 
ਹੋ ਕਹਿ ਫਾਂਸਿਨ ਪਤਿ ਹਨੇ ਦਏ ਦਿਖਰਾਇ ਕੈ। ੮। 
ਚੱਪਣਾ 
ਪੰਚ ਇਸਤ੍ਰੀ ਤਿਨ _ਜੁਤ ਆਈ। _ਧਨਵੰਤੀ ਅਤਿ _ਠਗਨ _ਤਕਾਈ। 
ਪੰਚਨ ਕੇ ਫਾਸੀ ਗਹਿ ਡਾਰੀ। ਹਮ ਪਾਂਚੋ ਰਹਿ ਗਈ ਬਿਚਾਰੀ। ੯। 


ਦੰਹਰਾ 
ਪਤਿ ਮਾਰੇ ਫਾਸਿਨ ਠਗਨ ਸਾਥੀ ਰਹਿਯੋ ਨ ਕੋਇ। 
ਹਮ ਬਨ ਮੈ ਏਕਲ ਤ੍ਰਿਯਾ ਦੈਵ ਕਹਾ ਗਤਿ ਹੋਇ। ੧0। 


ਚੱਪਾਣ 
ਕਾਜੀ _ਕੋਟਵਾਰ ਤਹ _ਆਏ। _ਰਨਸਿੰਗੇ ਰਨ ਨਾਦ _ਬਜਾਏ। 
ਕੋਪ _ਠਾਨ ਯੌ ਬਚਨ _ਉਚਾਰੇ। _ਹਮ _ਸਾਥੀ ਇਹ ਠਾਉ ਤਿਹਾਰੇ। ੧੧। 
ਦੰਹਰਾ” 
ਚਾਰਿ _ਊਟ ਮੁਹਰਨ ਭਰੇ ਆਠ ਰੁਪੈਯਨ _ਸਾਥ। 
ਪਤਿ ਮੂਏ ਏਊ ਗਏ ਤੌ ਹਮ ਭਈ ਅਨਾਥ। ੧੨। 


ਚੱਪਾਣਾੰ 
ਤਬ ਕਾਜੀ ਇਹ _ਭਾਤਿ _ਉਚਾਰੋ। ਤ੍ਰਿਯਾ _ਕਛੂ _ਜਿਨਿ ਸੋਕ ਬਿਚਾਰੋ। 
ਹਮ ਕੋ ਫਾਰਖਤੀ ਲਿਖ _ਦੀਜੈ। ਦ੍ਰਾਦਸ ਊਟ ਆਪਨੇ _ਲੀਜੈ। _੧੩। 


ਚਰਿਤ੍ਰ ਪਾਖਿਆਨ ੬02 


ਹੇ ਸਾਡੇ ਬਲੋਚ ਭਰਾਵੋ! ਸਾਡੀ ਗੱਲ ਸੁਣੋ। ਅਸੀਂ ਸਾਰੀਆਂ ਇਥੇ _ਹੁਣ ਆਪਣੇ 
ਪਿਆਰੇ _ਪਤੀ ਨੂੰ _ਦਬਣ ਆਈਆਂ ਹਾਂ। ਇਸ ਦੇ ਜਨਾਜ਼ੇ (ਅਰਥੀ) ਨੂੰ ਹੁਣ ਚੰਗੀ ਤਰ੍ਹਾਂ 


ਸੰਵਾਰ ਦਿਓ ਅਤੇ ਸਾਡੇ ਗੁਣਾਂ ਔਗੁਣਾਂ `ਨੂੰ ਮਨ ਵਿਚ ਨ ਵਿਚਾਰੋ।੫। 

ਉਠਾਂ ਤੋਂ ਉਤਰ ਕੇ ਸਾਰੇ ਬਲੋਚ ਉਥੇ _ਗਏ। ਉਥੇ _ਖ਼ੈਰਾਤ ਦਾ ਫ਼ਾਤਿਆ ਪੜ੍ਹਨ 
ਵਾਸਤੇ ਆ ਗਏ। (ਤਦ) ਉਸ ਨੂੰ ਮੁਰਦਿਆਂ ਵਾਂਗ ਪਏ ਹੋਇਆਂ ਵੇਖ ਕੇ ਟੋਏ ਨੂੰ ਕਬਰ 
ਸਮਝ _ਕੇ ਕੋਲ ਖੜੋ __ਗਏ।੬। 


ਉਨ੍ਹਾਂ ਨੇ ਉਸ ਨੂੰ ਮੋਇਆ ਹੋਇਆ ਸਮਝ ਕੇ ਉਸ ਦੀ ਮੌਜੀ ਚੁਕ ਲਈ। ਉਸ ਦੇ 
ਭੇਦ ਅਭੇਦ ਨੂੰ ਕੁਝ ਵੀ ਸਮਝ ਨ _ਸਕੇ। ਜਦ ਉਹ ਸਾਰੇ (ਟੋਏ ਕੋਲ) ਆ ਕੇ ਖੜੋ ਗਏ 
(ਤਾਂ ਉਨ੍ਹਾਂ ਇਸਤਰੀਆਂ ਨੇ ਉਨ੍ਹਾਂ ਦੇ) ਗਲ ਵਿਚ ਫਾਹੀਆਂ ਪਾ ਕੇ ਟੋਏ ਵਿਚ ਸੁਟ ਦਿੱਤਾ।੭। 


ਇਕ (ਇਸਤਰੀ) ਦੌੜ ਕੇ ਪਿੰਡ ਤੋਂ ਅਫ਼ੀਮ ਲੈ ਆਈ। ਇਕ ਉੱਚੀ ਰੌਲਾ ਪਾਂਦੀ ਹੋਈ 
ਇਕ ਕੋਹ ਦੂਰ ਚਲੀ ਗਈ। ਉਨ੍ਹਾਂ (ਰਾਹੀਆਂ ਨੂੰ) ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਲੈ ਆਈ। 
ਅਤੇ ਵਿਖਾ ਦਿੱਤਾ ਕਿ ਸਾਡੇ ਪਤੀਆਂ ਨੂੰ _ਫਾਹੀਆਂ ਪਾ ਕੇ ਮਾਰ ਦਿੱਤਾ ਗਿਆ ਹੈ।੮। 


ਚੱਪਾਣ 

ਪੰਜੇ ਇਸਤਰੀਆਂ ਉਨ੍ਹਾਂ (ਲੋਕਾਂ) ਕੋਲ ਆਈਆਂ ਠਗਾਂ_ ਨੂੰ (ਇਹ) ਬਹੁਤ _ਧਨਵਾਨ 
ਲਗੇ। _ (ਲੁਟੇਰਿਆਂ ਨੇ ਸਾਡੇ) _ਪੰਜ _ਪਤੀਆਂ ਨੂੰ ਫਾਂਸੀ ਲਾ 
ਪੰਜ _ ਵਿਚਾਰੀਆਂ ਰਹਿ _ ਗਈਆਂ _ਹਾਂ।੯। 
ਦੰਹਰਾ 

ਫਾਂਸੀ ਲਗਾ ਕੇ ਸਾਡੇ ਪਤੀਆਂ ਨੂੰ ਠਗਾਂ ਨੇ ਮਾਰ ਦਿੱਤਾ ਹੈ (ਅਤੇ ਸਾਡਾ) ਕੋਈ ਸਾਥੀ 
ਨਹੀਂ ਰਿਹਾ ਹੈ। ਅਸੀਂ ਬਨ _ਵਿਚ _ਇਕਲੀਆਂ ਇਸਤਰੀਆਂ ਹਾਂ। ਪਰਮਾਤਮਾ ਜਾਣੇ, ਹੁਣ 
ਸਾਡਾ ਕੀ ਹਾਲ _ਹੋਵੇਗਾ।੧0। 
ਚੱਪਾਣ 

ਕਾਜ਼ੀ _ਅਤੇ _ਕੋਤਵਾਲ _ਉਥੇ _ਆਏ। _ਰਣ-ਸਿੰਘੇ _ਅਤੇ _ਨਗਾਰੇ _ਵਜਾਏ। _(ਉਨ੍ਹਾਂ _ ਨੇ) 
ਰੋਹ ਵਿਚ ਆ ਕੇ ਕਿਹਾ ਕਿ ਇਥੇ ਅਸੀਂ ਤੁਹਾਡੇ ਸਾਥੀ _ਹਾਂ।੧੧। 
ਦੰਹਰ” 

(ਉਹ ਕਹਿਣ ਲਗੀਆਂ ਕਿ) ਚਾਰ ਊਠ ਮੋਹਰਾਂ ਨਾਲ ਲਦੇ ਹੋਏ ਹਨ ਅਤੇ ਅੱਠ ਰੁਪੈਯਾਂ 
ਨਾਲ (ਲਦੇ ਹੋਏ ਹਨ)। ਪਤੀ ਇਸ ਤਰ੍ਹਾਂ ਮਰ ਗਏ ਹਨ ਅਤੇ ਅਸੀਂ ਅਨਾਥ ਹੋ ਗਈਆਂ ਹਾਂ।੧੨। 
ਚੱਪਾਣ 

ਤਦ ਕਾਜ਼ੀ ਨੇ ਇਸ ਤਰ੍ਹਾਂ ਕਿਹਾ-- ਹੇ ਇਸਤਰੀਓ! __ (ਤੁਸੀਂ) ਕੁਝ ਵੀ ਦੁਖ ਨ 
ਮਨਾਓ। ਸਾਨੂੰ _ਫ਼ਾਰਖ਼ਤੀ (ਬੇਬਾਕੀ ਦੀ ਚਿੱਠੀ ਪਤਰੀ) ਲਿਖ _ਦਿਓ ਅਤੇ ਆਪਣੇ ਬਾਰ੍ਹਾਂ ਊਠ 
ਲੈ _ਜਾਓ।੧੩। 


੬0੮ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਦੀਨਨ ਕੀ __ਰਛਾ _ਕਰੀ ਕੌਡੀ ਗਨੀ ਕੁਪਾਇ। 
ਸਭ _ਹੀ ਦਯੋ _ਬਹੋਰਿ ਧਨ ਧੰਨ ਕਾਜਿਨ ਕੇ ਰਾਇ। ੧੪। 
ਦੁਸਟ ਅਰਿਸਟ _ਨਿਵਾਰਿ ਕੈ _ਲੀਨੋ _ਪਤਹ _ਬਚਾਇ। 
ਭਾਤਿ ਭਾਤਿ ਸੇਵਾ ਕਰੀ _ਹੀਏ ਹਰਖ _ਉਪਜਾਇ। _੧੫। ੧। 


/ਏੱਤਾ ਨੰ ਲਾਠਤ੍ਹ ਪਖੂਯਾਨੇ ਪਰਲ ਗਾਹੇੜ੍ਹੇ ਮੰਤ ਭੂਪ ਸੰਠਾਦੇ /ਏਕ ਸੋਂ ਇਨਾੰਵੈਂਜਵੇਂ ਯਾਰੇਤ੍ਰ ਸ਼ਮਮਤਨਆ 
ਮਤ ਨਭਨਆ ਸਤ) 55੯7 ੨੯੮੯/ ੭%ਫਲੀ/ 


ਚੱਪਲਾਂ 


ਰਾਨੀ ਏਕ _ਨਗੌਰੇ _ਰਹੈ। ਗਰਭਵਤੀ ਤਾ ਕੌ ਜਗ _ਕਹੈ। 
ਪੂਤ ਰਾਵ ਕੇ ਗ੍ਰਿਹ ਕੋਊ ਨਾਹੀ। ਚਿੰਤਾ ਇਹੇ ਤਾਹਿ ਮਨ ਮਾਹੀ। _੧। 


ਗਰਭਵਤੀ _ਆਪਹਿ _ਠਹਿਰਾਯੋ। _ਪੂਤ ਆਨ _ਕੋ ਆਨ ਜਿਵਾਯੋ। 
ਸਭ ਕੋਊ ਪੂਤ ਰਾਵ ਕੋ _ਮਾਨੈ। ਤਾ ਕੌ ਭੇਦ ਨ ਕੋਊ ਜਾਨੈ। ੨। 


%7ਤਲ਼ 
ਦੋਇ ਪੁਤ੍ਰ ਜਬ _ਤਾਹਿ _ਬਿਧਾਤੈ ਪੁਨ ਦਏ। 
ਰੂਪਵੰਤ ਸੁਭ ਸੀਲ ਜਤ ਬ੍ਰਤ ਹੋਤ ਭੇ। 
ਤਬ ਉਨ ਦੁਹੂੰ ਪਾਲਕਨ ਲੈ ਕੈ ਬਿਖੁ ਦਈ। 
ਹੋ ਨਿਜੁ ਪੂਤਨ ਕਹ _ਰਾਜ _ਪਕਾਵਤ ਤਹ _ਭਈ। _੩। 
ਭਾਤਿ ਭਾਤਿ ਸੋ ਰੋਦਨ ਕਿਯੋ _ਪੁਕਾਰਿ ਕੈ। 
ਨਿਰਖਾ ਤਿਨ ਕੀ ਓਰ ਸਿਰੋਕਚੁਪਾਰਿ ਕੈ। 
ਪ੍ਰਾਨਨਾਥ ਊ ਆਏ ਕਹਿਯੋ ਨ _ਸੋਕ ਕਰਿ। 
ਹੋ ਅਕਥ ਕਥਾ ਕੀ ਕਥਾ ਜਾਨਿ ਜਿਯ ਧੀਰ ਧਰਿ। ੪। 
ਦੰਹਰਾ 
ਜਿਯਤ _ਤਿਹਾਰੇ ਪੂਤ ਦੋ ਸਦਾ ਰਹੈ ਜਗ _ਮਾਹਿ। 
ਉਨ ਕੋ ਸ਼ੋਕ ਨ ਕੀਜਿਯੈ ਜਿਯਤ ਅਜੌ ਤਵ ਨਾਹ। ੫। 
ਚੱਪਾਣ? 
ਜੋ ਕੋਊ ਤ੍ਰਿਯਾ ਤਹਾ ਚਲਿ _ਆਵੈ। _ਯਹੈ _ਆਹਿ _ਪਰਬੋਧ _ਜਤਾਵੈ। 
ਜਿਯੋ ਚਾਰਿ ਜੁਗ ਪੂਤ _ਤਿਹਾਰੇ। ਦੋਊਅਨ ਕੋ ਨਹਿ ਸੋਕ _ਬਿਚਾਰੇ। ੬। 


/ਏਤਾ ਡਾ ਗਾਰੇੜ੍ਹ ੫ਖੂਯਾਨੇ /ਤੈਯਾ ਲਾਠੜ੍ਹੇ ਅੰਤਾਂ ਭੂਪ ਸੰਠਾਦੇ /ਏਕਾ ਸੋਂ ਪੰਜਾਹ ਲਾਂ _ਸਨਆਪਤਮ 
ਮਤ ਨਭਨ ਨ੍ਤ/ _5੧੪6/ ੨੯੯੫੭ #ਫਲੀ/ 


ਚਰਿਤ੍ਰ ਪਾਖਿਆਨ ੬0੯ 


ਦੰਹਰਾ 

(ਇਸਤਰੀਆਂ ਨੇ ਕਿਹਾ! ਤੁਸੀਂ) ਅਸਾਂ ਅਨਾਥਾਂ ਦੀ ਰਖਿਆ ਕੀਤੀ ਹੈ ਅਤੇ ਇਕ 
ਕੌਡੀ ਪ੍ਰਾਪਤ ਕਰਨਾ ਮਾੜਾ ਸਮਝਿਆ ਹੈ। ਫਿਰ ਤੁਸੀਂ ਸਾਰਾ ਧਨ ਦੇ ਦਿੱਤਾ ਹੈ। ਹੇ ਕਾਜ਼ੀਆਂ 
ਦੇ ਸੁਆਮੀ! (ਤੁਸੀਂ) ਧੰਨ ਹੋ।੧੪। ਦੁਸ਼ਟਾਂ ਅਤੇ ਦੁੱਖਾਂ ਨੂੰ ਹਟਾ ਕੇ ਪਤੀ ਨੂੰ ਬਚਾ ਲਿਆ 


ਅਤੇ ਮਨ ਵਿਚ ਪ੍ਰਸੰਨ ਹੋਕੇ ਉਸ ਦੀ ਕਈ ਤਰ੍ਹਾਂ ਨਾਲ ਸੇਵਾ _ਕੀਤੀ।੧੫। 


/ਏਥੋਂ ਨੰ ਲਾਰਤੁੱਪ/ਸਆਨ ਦੇ ਤੁੰਆ ਲਾਨਤ ਦੇ ਮਹਾਂ ਭੂਪ ਅੰਭਾਦ ਦੇ 95੯ਵੇ' ਲਾਰਤ੍ਹ ਦੀ ਸਮਾਪਤੀ 
ਆਭ ਲਭ ਹੰ/ _9#੯/ ੨੯੮੯/ ਜਲਦਾ/ 

ਚੱਪਾਣ 

ਨਗੌਰ ਨਗਰ _ਵਿਚ _ਇਕ ਰਾਣੀ ਰਹਿੰਦੀ ਸੀ। ਉਸ ਨੂੰ ਜਗਤ _ਵਾਲੇ ਗਰਭਵਤੀ 
ਕਹਿੰਦੇ _ਸਨ। ਰਾਜੇ ਦੇ ਘਰ ਕੋਈ ਪੁੱਤਰ ਨਹੀਂ _ਸੀ। ਉਸ ਦੇ ਮਨ ਵਿਚ ਇਹੀ ਚਿੰਤਾ 
ਰਹਿੰਦੀ ਸੀ।੧। 

(ਉਸ ਨੇ) ਆਪਣੇ ਆਪ ਨੂੰ ਗਰਭਵਤੀ ਠਹਿਰਾਇਆ ਅਤੇ _ਕਿਸੇ ਹੋਰ ਦਾ ਪੁੱਤਰ 
(ਆਪਣੇ ਘਰ _ਵਿਚ) ਆ ਜਮਵਾਇਆ। ਸਾਰੇ ਉਸ ਨੂੰ ਰਾਜੇ ਦਾ ਪੁੱਤਰ ਸਮਝਣ _ਲਗੇ। ਉਸ 
ਦਾ ਅਸਲ ਭੇਦ ਕੋਈ ਨਹੀਂ ਸਮਝਦਾ _ਸੀ।੨। 


੭%/ਤਲ 


੨ 


ਜਦ _ਫਿਰ ਪਰਮਾਤਮਾ ਨੇ _ਉਸ ਨੂੰ ਦੋ ਪੁੱਤਰ ਦਿੱਤੇ, ਉਹ _ਬਹੁਤ _ਰੂਪਵਾਨ, ਸੁਘੜ 
ਜਤ _ਬੂਤ ਵਾਲੇ ਅਤੇ _ਸ਼ੀਲਵਾਨ ਸਨ। _ਤਦ ਉਨ੍ਹਾਂ ਦੋਹਾਂ ਨੇ ਪਾਲੇ ਹੋਏ ਪੁੱਤਰ ਨੂੰ ਵਿਸ਼ ਦੇ 
ਦਿੱਤੀ ਅਤੇ (ਰਾਣੀ) ਆਪਣੇ ਪੁੱਤਰਾਂ ਨੂੰ ਰਾਜ _ਭਾਗ _ਦੇਣ ਦੀ ਸੋਚਣ _ਲਗੀ।੩। 


ਉਹ ਭਾਂਤ ਭਾਂਤ _ਨਾਲ ਕੁਰਲਾ ਕੇ ਰੋਣ _ਲਗੀ। _ਸਿਰ ਦੇ ਵਾਲ ਪੁਟਦੀ ਹੋਈ ਉਸ 
ਵਲ ਵੇਖਣ _ਲਗੀ। ਪ੍ਰਾਣਨਾਥ (ਰਾਜਾ) ਆਇਆ ਅਤੇ ਕਹਿਣ ਲਗਾ, ਦੁਖੀ ਨ ਹੋ। ਇਸ ਨੂੰ 
ਅਕਥਨੀ ਪਰਮਾਤਮਾ _ਦੀ _ਕਥਾ _ਜਾਣ ਅਤੇ _ਧੀਰਜ _ਧਾਰਨ _ਕਰ।8। 


ਜੋ ਕੋਈ ਇਸਤਰੀ ਉਥੇ (ਅਫ਼ਸੋਸ ਕਰਨ ਲਈ) ਚਲ ਕੇ ਆਉਂਦੀ, ਤਾਂ ਇਹੀ _ਗੌਲ 
ਸਮਝਾਉਂਦੀ ਕਿ ਤੇਰੇ ਪੁੱਤਰ ਚਾਰ ਯੁੱਗਾਂ ਤਕ ਜੀਣ ਅਤੇ ਦੋਹਾਂ ਦਾ ਕਦੇ ਕੋਈ ਦੁਖ ਨ 
ਸੋਚ।੬। 
ਏਥੋਂ ਨੂੰ ਗੰਰੇਤੂੱਪ/ੰਮਆਨ ਦੇ ਤੂੰਆ ਗਾਰੜ੍ਹ ਦੇ ਸੰਤ ਭੂਪ ਸੰਸਾਦ ਦੇ 5੫9ਵੇ' ਗਾੰਰੇਤੂ ਦੀ ਸਮਘਤ 
ਭ ਲਭ _ਹੰ/ _5੫7/ ੨੯੯੦/ ਜਲਦਾ/ 


੬੧0 


ਕੁਪਿਤ ਸਿੰਘ ਰਾਜਾ ਰਹੈ ਰਾਜੌਰੀ ਕੇ ਮਾਹਿ। 
ਸਦਾ ਸੀਲ ਸੁ ਤਾਹਿ ਅਤਿ ਰੋਹ ਤਵਨ ਮੈ ਨਾਹਿ। ੧। 


ਚੱਪਲਾਂ 


ਤ੍ਰਿਯਾ _ਗੁਮਾਨ ਮਤੀ ਤਿਹ _ਜਨਿਯਤ। _ਅਤਿ ਸੁੰਦਰਿ _ਤਿਹੁ ਲੋਕ _ਬਖਨਿਯਤ। 
ਪਤਿ ਕੇ ਸੰਗ ਨੇਹ ਤਿਹ ਭਾਰੋ। ਵਾ ਕੋ ਰਹਤ ਪ੍ਰਾਨ ਤੇ ਪ੍ਯਾਰੋ। ੨। 


ਰਾਜਾ ਰਨ ਕਾਜ _ਸਿਧਾਰੈ। ਤਬ ਰਾਨੀ ਇਹ _ਭਾਤਿ ਉਚਾਰੈ। 
ਹੋ ਨਹਿ ਤੁਮੈ ਛੋਰਿ ਗ੍ਰਿਹ ਰਹਿਹੋ। ਪ੍ਰਾਨਨਾਥ ਕੇ ਚਰਨਨ _ਗਹਿਹੋਂ। ੩। 


ਨ੍ਿਪ ਕੋ ਰਨ ਬਨਿ ਕਹੂੰ ਆਵੈ। ਤ੍ਰਿਯ ਆਗੈ ਹੈ ਖੜਗ _ਬਜਾਵੈ। 


ਬੈਰਿਨ ਜੀਤਿ ਬਹੁਰਿ ਘਰ ਆਵੈ। _ਭਾਤਿ ਭਾਤਿ ਕੇ ਭੋਗ ਕਮਾਵੈ। ੪। 


ਕੋ 


ਕੋ 


ਇਕ ਦਿਨ ਜੁਧ ਨ੍ਰਿਪਹਿ ਬਨਿ ਆਯੋ। ਚੜਿ _ਗੈ_ਧੈ ਤ੍ਰਿਯ ਸਹਿਤ ਸਿਧਾਯੋ। 
ਜਾਤਹਿ ਪਰਿਯੋ _ਭੇਰ ਰਨ _ਭਾਰੀ। ਨਾਚੇ ਸੂਰ ਬੀਰ ਹੰਕਾਰੀ। ੫। 


%7ਤਲ਼ 
ਭਾਤਿ _ਭਾਤਿ ਰਨ ਸੁਭਟ ਸੰਘਾਰੇ ਕੋਪ _ਕਰਿ। 
ਭਾਤਿ _ਭਾਤਿ ਰਥ ਬਾਜ _ਬਿਦਾਰੇ ਸਰ ਪੁਹਰਿ। 
ਨਿਰਖਿ ਜੁਧ ਕੋ ਸੂਰ ਪਰੇ ਅਰਰਾਇ ਕੈ। 
ਹੋ ਮੰਦਲ ਤੂਰ ਮਿਿਦੰਗ ਮੁਚੰਗ ਬਜਾਇ ਕੈ। ੬। 


ਪਠੇ _ਪਖਰਿਯਨ _ਕੋਪ ਅਧਿਕ _ਜਿਯ ਮੈ _ਜਗ੍ਯੋ। 
ਸਜੇ _ਸੈਜੋਅਨ ਸੈਨ ਦੁਹੂੰ _ਦਿਸਿ _ਉਮਗ੍ਯੋ। 
ਬਜੇ _ਜੁਝਊਆ ਨਾਦ ਪਰੇ _ਅਰਰਾਇ ਕੈ। 
ਹੋ ਟੂਕ ਟੂਕ ਹ੍ਹੈ ਜੁਝੇ ਸੁਭਟ ਸਮੁਹਾਇ ਕੈ। ੭। 


ਚਟਪਟ ਸੁਭਟ ਬਿਕਟਿ ਕਟਿ ਕਟਿ ਕੇ ਭੂ ਪਰੈ। 
ਖੰਡਿ ਖੰਡਿ ਕਿਤੇ ਅਖੰਡਿਯਨ ਖਹਿ _ਖਗਨ ਮਰੈ। 
ਟੂਕ 


ਹੋ ਏਕ ਘਾਇ ਕੈ ਸੰਗ ਚੂਰ ਕਰਿ ਡਾਰਹੀ। ੯। 


ਚਰਿਤ੍ਰ ਪਾਖਿਆਨ ੬੧੧ 


ਚੱਪਾਣ 

ਉਸ ਦੀ ਇਸਤਰੀ ਦਾ ਨਾਂ ਗੁਮਾਨ ਮਤੀ ਸੀ। (ਉਸ ਨੂੰ) ਤਿੰਨਾਂ ਲੋਕਾਂ ਵਿਚ ਸੁੰਦਰ 
ਕਿਹਾ ਜਾਂਦਾ ਸੀ। ਉਸ ਦਾ ਪਤੀ ਨਾਲ ਬਹੁਤ ਸਨੇਹ _ਸੀ ਅਤੇ ਉਸ ਨੂੰ ਪ੍ਰਾਣਾਂ ਤੋਂ ਵੀ 
ਪਿਆਰਾ ਸਮਝਦੀ _ਸੀ।੨। 

ਜਦ ਰਾਜਾ ਯੁੱਧ ਲਈ ਜਾਂਦਾ ਤਾਂ ਰਾਣੀ ਇਸ ਤਰ੍ਹਾਂ ਕਹਿੰਦੀ--(ਹੇ ਨਾਥ!) ਮੈਂ ਤੁਹਾਨੂੰ 
ਛਡ ਕੇ ਘਰ ਨਹੀਂ _ਰਹਾਂਗੀ ਅਤੇ ਪ੍ਰਾਣਨਾਥ _ਦੇ _ਚਰਨ ਪਕੜੀ _ਰਖਾਂਗੀ।੩। 

ਜਦ ਰਾਜੇ ਨੂੰ ਕਿਤੇ ਰਣ-ਖੇਤਰ ਵਿਚ _ਜਾਣਾ ਪੈਂਦਾ, ਤਾਂ ਰਾਣੀ ਅਗੇ ਹੋ ਕੇ ਤਲਵਾਰ 
ਚਲਾਉਂਦੀ _ਸੀ। _(ਜਦ ਰਾਜਾ) ਵੈਰੀਆਂ ਨੂੰ ਜਿਤ ਕੇ ਘਰ _ਪਰਤਦਾ ਸੀ (ਤਾਂ ਉਸ ਨਾਲ) 
ਭਾਂਤ ਭਾਂਤ ਦੇ ਭੋਗ ਕਰਦੀ _ਸੀ।੪। 

ਇਕ ਦਿਨ ਰਾਜੇ ਨੂੰ ਯੁੱਧ ਵਿਚ ਜਾਣਾ ਪੈ ਗਿਆ (ਤਾਂ ਉਹ) ਇਸਤਰੀ ਸਮੇਤ ਹਾਥੀ 
ਉਤੇ ਚੜ੍ਹ _ਕੇ ਚਲ _ਪਿਆ। ਜਾਂਦਿਆਂ ਹੀ _ਘਮਸਾਨ ਯੁੱਧ ਵਿਚ ਜਾ ਪਿਆ ਅਤੇ ਹੰਕਾਰੀ 
ਸੂਰਮੇ _ਨਚ _ਉਠੇ।੫। 


੭%/=ਲ 


(ਰਾਜੇ ਨੇ) ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਭਾਂਤ ਭਾਂਤ ਦੇ ਸੂਰਮੇ ਮਾਰ ਦਿੱਤੇ। ਕਈ 
ਤਰ੍ਹਾਂ ਦੇ ਬਾਣ ਚਲਾ ਕੇ ਰਥ ਅਤੇ ਘੋੜੇ ਨਸ਼ਟ ਕਰ ਦਿੱਤੇ। ਯੁੱਧ ਨੂੰ ਵੇਖ ਕੇ ਸੂਰਮੇ ਅਰੜਾ 
ਕੇ ਅਤੇ ਢੋਲ, ਤੂਰ ਅਤੇ _ਮ੍ਰਿਦੰਗ-ਮੁਚੰਗ ਵਜਾ ਕੇ ਪੈ _ਗਏ।੬। 


ਮਨ ਵਿਚ ਅਧਿਕ ਰੋਹ ਪੈਦਾ ਕਰ ਕੇ ਘੋੜਸਵਾਰ ਜਵਾਨ (ਯੁੱਧ-ਭੂਮੀ ਨੂੰ) ਚਲ _ਪਏ। 
ਕਵਚਾਂ _ਨਾਲ _ਸਜੀ ਹੋਈ ਸੈਨਾ ਦੋਹਾਂ ਪਾਸਿਆਂ ਤੋਂ _ਉਮਗ _ਪਈ। _ਜੂਝਣ ਵਾਲਾ _ਨਾਦ ਹੋਣ 
ਲਗਾ ਅਤੇ (ਸੂਰਮੇ) ਵੰਗਾਰ ਕੇ ਆ ਪਏ ਅਤੇ ਸਾਹਮਣੇ ਹੋ. ਕੇ ਲੜਦੇ ਹੋਏ ਸੂਰਮੇ ਟੋਟੇ ਟੋਟੇ 
ਹੋ _ਗਏ।੭। 


ਜਲਦੀ ਹੀ ਭਿਆਨਕ ਯੋਧੇ ਕਟ ਕਟ ਕੇ ਧਰਤੀ ਉਤੇ ਆ ਡਿਗੇ। ਨ ਖੰਡੇ ਜਾ ਸਕਣ 
ਵਾਲੇ ਕਈ ਸੂਰਮੇ ਤਲਵਾਰਾਂ ਨਾਲ ਖਹਿ ਖਹਿ ਕੇ ਖੰਡ ਖੰਡ ਹੋ ਗਏ। (ਉਹ ਭਾਵੇਂ) ਟੋਟੇ ਟੋਟੇ 
ਹੋ ਕੇ ਡਿਗੇ, ਪਰ ਮਨ ਨੂੰ (ਯੁੱਧ ਤੋਂ) ਜ਼ਰਾ ਜਿੰਨਾ ਵੀ ਨਹੀਂ ਮੋੜਿਆ। (ਇੰਜ ਪ੍ਰਤੀਤ ਹੋ ਰਿਹਾ 
ਸੀ) ਮਾਨੋ _ਵਿਧਾਤਾ ਨੇ ਫਿਰ _ਪਰਲੋ ਲਿਆ ਦਿੱਤੀ ਹੋਵੇ।੮। 

ਜਦ ਰਾਣੀ ਸਹਿਤ ਰਾਜਾ ਗੁੱਸੇ ਨਾਲ ਭਰ _ਗਿਆ। ਤਾਂ ਦੋਹਾਂ ਨੇ ਕਠੋਰ _ਕਮਾਨਾਂ ਅਤੇ 
ਤੀਰ ਹੱਥ ਵਿਚ ਲੈ ਲਏ। ਦੱਖਣ ਦਿਸ਼ਾ ਵਿਚ ਵੈਰੀ ਨੂੰ ਵੇਖ ਕੇ ਇਸਤਰੀ ਨੇ ਤੀਰ ਚਲਾਇਆ 
ਅਤੇ ਇਕੋ ਤੀਰ ਨਾਲ ਵੈਰੀ ਨੂੰ ਚੂਰ ਚੂਰ _ਕਰ _ਦਿੱਤਾ।੯। 


੬੧੨ 


ਸੀ _ਦਸਮ-ਗ੍ਰੰਥ ਸਾਹਿਬ 


ਜਨੁਕ ਜੇਠ ਕੇ ਮਾਸ ਅਦਿਤ ਅਧ ਦਿਨ ਚੜਿਯੋ। 
ਜਨੁਕ _ਕਰਾਰਨ _ਛੋਰਿ _ਨੀਰ _ਨਾਯਕ _ਹੜਿਯੋ। 
ਬਜੂ _ਬਿਸਿਖ ਅਸਿ ਹਨ੍ਯੋ ਸੁ ਸੈਨ ਉਚਾਇਯੋ। 
ਹੋ ਜਬੈ _ਬਿਸੁਨ ਲਛਮੀ ਕੇ ਸਹਤ _ਰਿਸਾਇਯੋ। _੧0। 


ਰਾਨੀ ਜਾ ਤਨ ਬਿਸਿਖ ਪੁਹਾਰੈ ਕੋਪ ਕਰਿ। 


ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ। 

ਤਬ ਹੀ ਲਗੀ ਤੁਫੰਗ ਹ੍ਿਦੈ ਮੈ ਆਇ ਕੈ। 

ਗਿਰਿਯੋ ਅੰਬਾਰੀ ਮਧ੍ਯ _ਮੂਰਛਨਾ ਹੋਇ _ਕਰਿ। 

ਹੋ ਤਬ ਤ੍ਰਿਯ ਲਿਯੋ _ਉਚਾਇ ਨਾਥ ਦੁਹੂੰ ਭੁਜਨਿ ਭਰਿ। ੧੨। 
ਤਵਨ _ਅੰਬਾਰੀ ਸੰਗ _ਨ੍ਰਿਪਹਿ _ਬਾਧਤ _ਭਈ। 

ਨਿਜੁ ਕਰ ਕਰਹਿ _ਉਚਾਇ _ਇਸਾਰਤਿ ਦਲ _ਦਈ। 

ਜਿਯਤ ਨ੍ਰਿਪਤਿ _ਲਖਿ _ਸੁਭਟ ਸਭੇ ਧਾਵਤ _ਭਏ। 

ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾ ਕਰਤ ਭੇ। ੧੩। 


ਸੁਤ ਦੀਨੋ ਰਾਜ ਸੁ ਘਰੀ ਬਿਚਾਰਿ ਕੈ। 
ਬਡੋ ਅਡੰਬਰ ਆਪੁ _ਜਰਨ _ਚਲੀ। 
ਹੋਂ ਤਬੈ ਗਗਨ ਤੇ ਬਾਨੀ ਤਾਹਿ ਭਈ ਭਲੀ। _੧੫। 


ਰਾਨੀ ਨਿਜੁ ਕਰਨ ਬੈਰਿਯਹਿ ਮਾਰਿ ਕੈ। 
ਸੁਤ 
ਕੈ 


ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ। ੧੬। 
ਦੰਹਰਾ” 
ਸਤੁ _ਨਾਥ _ਹਨਿ ਜੁਧ ਕਰਿ ਲੀਨੋ _ਪਤਿਹਿ ਜਿਯਾਇ। 


ੋ 


ਬਹੁਰਿ ਰਾਜ ਅਪਨੌ _ਕਰਿਯੋ ਨਾਥ ਸਹਿਤ ਸੁਖ ਪਾਇ। ੧੭। ੧। 


/ਛੰਤਾ ਸੀ ਗਾਹੇਤ੍ਹ ੫ਖ੍ਹਯਲਾਨੇ ਯਾ ਲਾਰੇ ਮੰਨੀ ਡੂਪ ਨੰਭਾਦੇ /ਟਕਾ ਸੈਂ /ਇਕਯਾਵਨੇਂ ਲਾਰਤ੍ੂਰ_ ਸਆਮਤਮ 


ਗਤ ਭਨ ਸਤ/ _$45/ ੨6%2/ %#ਫਜ,/ 


ਚਰਿਤ੍ਰ ਪਾਖਿਆਨ ੬੧੩ 


(ਇੰਜ ਲਗ ਰਿਹਾ ਸੀ) ਮਾਨੋ ਜੇਠ ਦੇ ਮਹੀਨੇ ਵਿਚ _ਦੋਪਹਿਰ ਦਾ ਸੂਰਜ ਚੜ੍ਹਿਆ 
ਹੋਵੇ। (ਜਾਂ) ਮਾਨੋ ਹੜ ਕਾਰਨ _ਸਮੁਦਰ ਕੈਢਿਆਂ ਨੂੰ ਛਡ ਚਲਿਆ ਹੋਵੇ। _ਬਜੂਬਾਣਾਂ ਅਤੇ 
ਤਲਵਾਰਾਂ _ਨਾਲ _ਸੈਨਾ ਨੂੰ ਲਲਕਾਰ _ਕੇ ਮਾਰਿਆ, ਜਿਵੇਂ ਵਿਸ਼ਣੂ _ਲੌਂਛਮੀ ਸਹਿਤ ਰੋਹ ਵਿਚ 
ਆ ਗਿਆ ਹੈ।੧0। 


ਰਾਣੀ ਨੇ ਕ੍ਰੋਧਿਤ ਹੋਕੇ ਜਿਸ ਦੇ ਤਨ ਤੇ ਵੀ ਬਾਣ ਚਲਾਏ ਤਾਂ ਉਸੇ ਵੇਲੇ ਉਹ 

ਸੂਰਮਾ ਧਰਤੀ ਉਤੇ ਮਰ ਕੇ ਡਿਗ _ਪਿਆ। ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖਾ ਕਰ 
ਦਿੱਤੀ ਅਤੇ ਰਾਣੀ ਦੇ ਯੁੱਧ ਨੂੰ ਵੇਖ _ਕੇ ਧੰਨ ਧੰਨ _ਕਿਹਾ।੧੧। 

ਇਸਤਰੀ ਸਮੇਤ ਰਾਜਾ ਬਹੁਤ ਕ੍ਰੋਧਿਤ ਹੋਕੇ ਲੜਿਆ। ਉਸੇ ਵੇਲੇ ਉਸ ਦੇ ਹਿਰਦੇ 

£ ਹੋ ਕੇ ਅੰਬਾਰੀ ਵਿਚ ਡਿਗ _ਪਿਆ। ਤਦ ਰਾਣੀ 

ਨੇ (ਆਪਣੀਆਂ) ਦੋਹਾਂ _ਭੁਜਾਵਾਂ ਵਿਚ _ਭਰ ਕੇ ਰਾਜੇ ਨੂੰ ਚੁਕ _ਲਿਆ।੧੨। 


ਉਸ ਨੇ ਰਾਜੇ ਨੂੰ ਅੰਬਾਰੀ ਨਾਲ ਬੰਨ੍ਹ ਦਿੱਤਾ ਅਤੇ ਆਪ ਹੱਥ ਚੁਕ ਚੁਕ ਕੇ ਸੈਨਾ ਦੀ 
ਅਗਵਾਈ ਕਰਨ _ਲਗੀ। ਰਾਜੇ ਨੂੰ ਜੀਉਂਦਾ ਵੇਖ ਕੇ ਸਾਰੇ ਸੂਰਮੇ ਧਾ ਕੇ ਪੈ ਗਏ ਅਤੇ ਉਥੇ 
ਵਿਚਿਤੁ ਢੰਗ ਦਾ ਯੁੱਧ ਕਰਨ _ਲਗੇ।੧੩। 


ਕਰੋਧਿਤ ਹੋ ਹੋਕੇ ਸੂਰਮੇ ਦੰਦ ਪੀਹਣ ਲਗੇ। ਟੋਟੇ ਟੋਟੇ ਹੋਕੇ ਡਿਗ ਪੈਂਦੇ, ਪਰ ਤਾਂ ਵੀ 
ਪੈਰ ਪਿਛੇ ਨ ਧਰਦੇ। ਸੈਨਾ ਸਮੇਤ ਉਸ (ਵੈਰੀ) ਰਾਜੇ ਨੂੰ ਮਾਰ ਕੇ ਅਤੇ ਪੁਸੰਨ ਹੋ ਕੇ ਜਿਤ 
ਦੇ ਨਗਾਰੇ _ਵਜਾਏ।੧੪। 


ਤਦ ਰਾਣੀ ਨੇ ਆਪਣੇ ਹੱਥ _ਨਾਲ ਵੈਰੀ ਨੂੰ ਮਾਰ ਕੇ ਅਤੇ ਸ਼ੁਭ _ਘੜੀ ਵਿਚਾਰ 
ਆਪਣੇ ਪੁੰਤਰ ਨੂੰ ਰਾਜ ਦਿੱਤਾ। (ਜਦ) ਬਹੁਤ _ਠਾਠ-ਬਾਠ _ਕਰ ਕੇ ਸਤੀ ਹੋਣ ਲਈ 
ਚਲੀ, ਤਾਂ ਉਸ ਨੂੰ ਆਕਾਸ਼ ਤੋਂ ਭਲੀ ਬਾਣੀ _ਹੋਈ!।੧੫। 


ਕ੍ਰਿਪਾ ਨਿਧਾਨ ਪਰਮਾਤਮਾ ਨੇ ਤੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ ਕਿਉਂਕਿ ਤੂੰ ਆਪਣੇ 
ਨਾਲ _ਫਿਰ ਆਪਣਾ ਰਾਜ _ਕਰ।੧੬। 


ਦੰਹਾਰਾ 
ਯੁੱਧ ਕਰ ਕੇ ਸੁਆਮੀ ਦੇ ਵੈਰੀ ਨੂੰ ਮਾਰ ਦਿੱਤਾ ਅਤੇ ਪਤੀ ਨੂੰ ਜੀਵਿਤ ਕਰ _ਲਿਆ। 
ਫਿਰ ਰਾਜੇ _ਨਾਲ ਸੂਖ _ਪੂਰਵਕ ਆਪਣਾ _ਰਾਜ _ਕੀਤਾ।੧੭। 


/ਏਥੋਂ ਨੰ ਯਾਰਤੂੰਪ/ਮਆਨ ਦੇ ਤਆ ਲਾਰਤ੍ਹ ਦੇ ਮੰਡੀ ਭੂਖ ਸੱਝਾਦ ਦੇ 5੫5ਵੇ' ਲਾਰੇੜ੍ਹ ਦੀ ਨਮਮਤਨ 
ਮਠਨਭ _ਹ/ _595/ ੨69%2/ ਰਲਟਾ/ 


੬੧੪ 


ਸੀ _ਦਸਮ-ਗ੍ਰੰਥ ਸਾਹਿਬ 


/ਓੜੁ _ਨੰ% ਲਾਝ 
ਦੰਹਰਾ 
ਜੈਸੋ _ਤ੍ਰਿਯ ਇਨ ਰਨ ਕਿਯੋ_ਤੋਸੋ ਕਰੈ ਨ ਕੋਇ। 
ਪਾਛੇ ਭਯੋ ਨ ਅਬ ਸੁਨ੍ਯੋ ਆਗੇ ਕਬਹੂੰ ਨ _ਹੋਇ। ੧। 
ਚੱਪਣਾ 
ਤਬ ਮੰਤ੍ਰੀ ਇਹ _ਭਾਤਿ _ਉਚਾਰੀ। ਸੁਨੋ ਰਾਜ ਤੁਮ _ਬਾਤ _ਹਮਾਰੀ। 
ਬਿਸੁਨ ਸਾਥ _ਜੰਭਾਸੁਰ _ਲਰਿਯੋ। _ਤਾ ਕੌ ਪ੍ਰਾਨ ਲਛਿਮੀ _ਹਰਿਯੋ। _੨। 
ਤਾ ਤੇ ਹੋਤ ਇੰਦੂ ਭੈ ਭੀਤ੍ਯੋ। ਚੌਦਹ ਭਵਨ ਨਰਹ ਤਨਿ ਜੀਤ੍ਯੋ। 
ਸੋਊ ਅਸੁਰ ਇਹ ਪਰ ਚੜਿ _ਆਯੋ। ਤੁਮਲ ਜੁਧ ਹਰਿ ਸਾਥ _ਮਚਾਯੋ। ੩। 


%/ਤਲ 
ਭਾਤਿ ਤਾ ਸੋ ਰਨ ਇੰਦੂ ਮਚਾਇਯੋ। 
ਚੰਦੂ ਥਕਿ ਰਹੇ ਨ ਕਛੂ ਬਸਾਇਯੋ। 
ਦੈਤ ਮ੍ਰਿਤਕ ਬਿਰਾਜੇ ਤਾਹਿ _ਰਨ। 
ਹੈ ਨ: ਅਲਿੰਲਿਜ਼ ਕੇ ਜਗ ਬਜਰ ਮਨਿ -ਜਨ।6। 


<॥%੩ ਤ 


ਭਾਜੰਨਾ ਛੰਦ 
ਲਏ ਬੀਰ ਧੀਰੈ ਮਹਾ ਕੋਪਿ ਢੂਕੇ। ਚਹੂੰ ਓਰ ਗਾਜੇ _ਹਠੀ ਇੰਦੂ ਜੂਕੇ। 
ਉਤੇ ਦੈਤ ਬਾਂਕੇ ਇਤੈ ਦੇਵ ਰੂਰੇ। ਹਟੇ ਨ ਹਠੀਲੇ ਮਹਾ ਰੋਸ ਪੂਰੇ। ੫। 


ਦੁਹੂੰ ਓਰ ਬਾਜੰਤੁ ਅਨੇਕ ਬਾਜੇ। ਬਧੇ ਬੀਰ ਬਾਨੇ ਦੁਹੁੰ ਓਰ ਗਾਜੇ। 
ਮਚਿਯੋ ਜੁਧ _ਗਾੜੋ ਪਰੀ ਮਾਰ _ਭਾਰੀ। ਬਹੈ ਤੀਰ ਤਰਵਾਰਿ ਕਾਤੀ ਕਟਾਰੀ। 


ਮਹਾ ਕੋਪ ਕੈ ਕੈ ਬਲੀ ਦੈਤ ਧਾਏ। ਹਠਿਨ ਕੋਪ ਕੈ ਸਸਤ੍ਰ ਅਸਤ੍ਰੈ ਚਲਾਏ। 
ਬਧੇ ਕੌਚ ਕਾਤੀ ਜਬੈ _ਜੰਭ _ਗਜਿਯੋ। _ਤਬੈ ਛਾਡਿ ਕੈ ਖੇਤ ਦੇਵੇਸ ਭਜਿਯੋ। _੭। 


ਚੱਪਣਾ 
ਭਾਜਤ ਇੰਦੂ _ਜਾਤ ਭਯੋ _ਤਹਾ। ਲਏ ਲਛਮੀ ਹਰਿ ਥਿਰ ਜਹਾ। 
ਭਾਤਿ ਭਾਤਿ ਹ੍ਹੋ ਦੁਖਿਤ ਪੁਕਾਰੇ। ਤੁਮਰੇ ਜਿਯਤ ਨਾਥ ਹਮ ਹਾਰੇ। ੮। 


ਜਗਪਤਿ _ਸੂਲ _ਕੋਪ ਤਬ _ਆਯੋ। _ਲਛਿਮੀ ਕੁਅਰਿ ਲੈ ਸੰਗ _ਸਿਧਾਯੋ। 
ਬਾਧਿ _ਸਨਧਿ _ਬਿਰਾਜਿਯੋ _ਤਹਾ। _ਗਾਜਤ ਬੀਰ _ਜੰਭ _ਬਹੁ _ਜਹਾ। ੯। 


੬। 


ਚਰਿਤ੍ਰ ਪਾਖਿਆਨ ੬੧੫ 


/ਓਤੁ _#&ਘ ਨੇ /ਕਹਟਾ-- 
ਦੰਹਰਾ” 
ਜਿਹੋ ਜਿਹਾ ਇਸ ਇਸਤਰੀ ਨੇ ਯੁੱਧ _ਕੀਤਾ ਹੈ, ਅਜਿਹਾ ਕਿਸੇ ਨੇ ਨਹੀਂ _ਕੀਤਾ। 
(ਇਸ ਤਰ੍ਹਾਂ ਦਾ) ਨ ਪਹਿਲਾਂ ਹੋਇਆ ਹੈ, ਨ ਹੁਣ ਸੁਣਿਆ ਹੈ ਅਤੇ ਨ ਹੀ ਕਦੇ ਅਗੋਂ 
ਹੋਵੇਗਾ।੧। 
ਚੱਪਾਣ 
ਤਦ ਮੌਤ੍ਰੀ ਨੇ ਇਸ ਤਰ੍ਹਾਂ _ਕਿਹਾ-- ਹੇ ਰਾਜਨ! ਤੁਸੀਂ ਮੇਰੀ ਗੌਲ ਸੁਣੌ। (ਇਕ ਵਾਰ) 
ਵਿਸ਼ਣੂ ਨਾਲ _ਜੰਭਾਸੁਰ ਲੜਿਆ, (ਤਾਂ ਉਸ ਦੇ) ਪ੍ਹਾਣਾਂ ਨੂੰ ਲੱਛਮੀ ਨੇ ਹਰ _ਲਿਆ।੨। 
ਉਸ (ਦੈਂਤ ਜੰਭਾਸੁਰ) ਤੋਂ ਇੰਦਰ ਵੀ ਭੈਭੀਤ ਹੁੰਦਾ ਸੀ ਅਤੇ ਉਸ ਨੇ ਚੌਦਾਂ ਲੋਕਾਂ ਦੇ 
ਰਾਜਿਆਂ ਨੂੰ ਜਿਤ _ਲਿਆ ਸੀ। _ਉਹੀ ਦੈੱਤ _ਵਿਸ਼ਲੂ ਉਤੇ ਚੜ੍ਹ _ਆਇਆ ਅਤੇ _ਉਸ _ਨਾਲ 
ਘੋਰ _ਯੁੱਧ _ਮਚਾ _ਦਿੱਤਾ।੩। 
੭%/ੜਲ 


ਇੰਦਰ ਨੇ ਉਸ ਨਾਲ ਕਈ ਤਰ੍ਹਾਂ ਦਾ ਯੁੱਧ _ਕੀਤਾ। ਸੂਰਜ ਅਤੇ ਚੰਦੂਮਾ ਵੀ _(ਲੜ 
ਲੜ ਕੇ) ਥਕ ਗਏ (ਪਰ ਕਿਸੇ ਦਾ) ਕੋਈ ਵਸ ਨ ਚਲਿਆ। ਉਸ ਰਣ-ਭੂਮੀ ਵਿਚ 
ਦੇਵਤੇ ਅਤੇ ਦੈਂਤ ਇਸ ਤਰ੍ਹਾਂ ਮਰੇ ਪਏ ਸਨ, ਮਾਨੋ ਕੁਬੇਰ ਦੇ ਬਾਗ਼ ਵਿਚ _ਧਨਵਾਨ ('ਮਾਲਿ 
ਜਨ”) ਬੈਠੇ _ਹੋਣ।੪। 
ਭਾਲੰਗਾ ਛੱਟ 

ਧੀਰਜ ਵਾਲੇ ਸੂਰਮੇ ਬਹੁਤ ਕ੍ਰੋਧ ਕਰ _ਕੇ (ਯੁੱਧ ਵਿਚ) ਡਟ ਗਏ ਅਤੇ ਇੰਦਰ ਦੇ 
ਹਠੀ ਸੂਰਮੇ _ਗਜਣ _ਲਗ _ਗਏ। _ਉਧਰ _ਬਾਂਕੇ ਦੈੱਤ ਸਨ ਅਤੇ 
ਨਾਲ _ਭਰੇ ਹੋਏ (ਉਹ) _ਹਠੀਲੇ ਹਟਦੇ ਨਹੀਂ _ਸਨ।੫। 

ਦੋਹਾਂ ਪਾਸਿਆਂ ਤੋਂ ਅਨੇਕ ਵਾਜੇ ਵਜਦੇ ਸਨ ਅਤੇ _ਬਾਣੇ ਸਜਾ ਕੇ ਦੋਹਾਂ ਪਾਸੇ ਸੁਰਮੇ 
ਗਜਦੇ _ਸਨ। ਬਹੁਤ _ਘਮਸਾਨ ਯੁੱਧ ਹੋਇਆ ਅਤੇ ਭਾਰੀ ਮਾਰ _ਪਈ। _ਤੀਰ, ਤਲਵਾਰਾਂ _ਅਤੇ 
ਕਟਾਰਾਂ ਚਲੀਆਂ।੬। 

ਬਹੁਤ ਅਧਿਕ ਕ੍ਰੋਧ ਕਰ ਕੇ ਬਲਵਾਨ ਦੈਂਤ ਟੁਟ ਕੇ ਪੈ ਗਏ। ਹਠੀ ਯੋਧਿਆਂ ਨੇ ਕ੍ਰੋਧ 
ਕਰ ਕੇ ਸ਼ਸਤ੍ਰ ਅਤੇ _ਅਸਤੁ _ਚਲਾਏ। ਜਦੋਂ ਕਵਚ ਪਾ ਕੇ ਅਤੇ _ਕਟਾਰ ਲੈ ਕੇ ਜੰਭਾਸੁਰ 
ਗਜਿਆ ਤਦੋਂ ਇੰਦਰ _('ਦੇਵੇਸ”) ਯੁੱਧ-ਭੂਮੀ _ਛਡ _ਕੇ _ਭਜ _ਗਿਆ।੭। 
ਚੱਪਾਣ 

ਇੰਦਰ ਭਜ ਕੇ ਉਥੇ ਗਿਆ ਜਿਥੇ ਲੱਛਮੀ ਨੂੰ ਲੈ ਕੇ ਵਿਸ਼ਣੂ ਬੈਠੇ ਸਨ। ਦੁਖੀ ਹੋਏ ਨੇ 
ਭਾਂਤ ਭਾਂਤ ਨਾਲ ਪੁਕਾਰ ਕੀਤੀ (ਅਤੇ _ਕਿਹਾ--) ਹੇ ਨਾਥ! ਤੁਹਾਡੇ ਜੀਉਂਦਿਆਂ ਅਸੀਂ ਹਾਰ 
ਗਏ ਹਾਂ।੮। 

ਤਦ ਵਿਸ਼ਣੂ ਨੂੰ (ਇੰਦਰ ਦਾ) ਦੁਖ (ਸੁਣ ਕੇ) ਬਹੁਤ ਕ੍ਰੋਧ ਹੋਇਆ ਅਤੇ ਲੱਛਮੀ 
ਕੁਅਰਿ ਨੂੰ ਨਾਲ ਲੈ ਕੇ ਚਲ ਪਿਆ। ਸ਼ਸਤੁ ਸਜਾ ਕੇ ਉਥੇ ਜਾ ਪਹੁੰਚਿਆ ਜਿਥੇ ਜੰਭਾਸੁਰ 


ਸੂਰਮਾ _ਬਹੁਤ _ਗਜ ਰਿਹਾ _ਸੀ।੯। 


੬੧੬ 


ਸੀ _ਦਸਮ-ਗ੍ੁੰਥ ਸਾਹਿਬ 


੭%7=ੜਾਲ 

ਬੀਸ _ਬਾਨ _ਬਿਸੁਨਾਥ ਚਲਾਏ ਕੋਪ _ਕਰਿ। 

ਲਗੇ ਜੰਭ ਕੇ ਦੇਹ ਗਏ ਉਹਿ ਘਾਨਿ ਕਰਿ। 

ਭਏ ਸ੍ਰੋਨ _ਬਿਸਿਖੋਤਮ ਅਧਿਕ _ਬਿਰਾਜਹੀ। 

ਹੋ ਜਿਨ ਕੀ ਪੂਭਾ ਬਿਲੋਕਿ _ਤਛਜਾ _ਲਾਜਹੀ। _੧0। 
ਦੰਹਰਾ 

ਲਛਿਮ _ਕੁਮਾਰਿ ਐਸੋ _ਕਹਿਯੋ ਸੁਨਹੁ _ਬਿਸਨ ਜੂ ਬੈਨ। 

ਯਾ ਕੌ ਹੌਹੂੰ ਜੀਤਿ ਕੈ ਪਠਊ ਜਮ ਕੈ ਐਨ। ੧੧। 


%7ਤਲ 
ਬਿਸਨ ਠਾਢਿ ਕੈ ਲਛਮਿ _ਕੁਅਰਿ ਕਰ _ਧਨੁਖ _ਲਿਯ। 
ਚਿਤੁ _ਬਚਿਤੁ _ਅਯੋਧਨ ਤਾ ਸੋ ਐਸ _ਕਿਯ। 
ਅਮਿਤ ਰੂਪ ਦਿਖਾਰਾਇ ਮੋਹਿ ਅਰਿ ਕੌ ਲਿਯੋ। 
ਹੋ ਬਹੁ ਘਾਇਨ ਕੇ ਸੰਗ ਤਾਹਿ _ਘਾਯਲ _ਕਿਯੋ। _੧੨। 


ਮਿਸਹੀ ਕਹਿਯੋ ਨ ਹਨੁ ਰੇ ਹਰਿ ਇਹ ਮਾਰ ਹੈ। 

ਬਹੁਤ ਜੁਧ ਕਰਿ ਯਾ ਸੋ ਬਹੁਰਿ ਸੰਘਾਰਿ ਹੈ। 

ਜਬ ਪਾਛੇ ਕੀ ਓਰ ਸੁ ਸਤੁ ਨਿਹਾਰਿਯੋ। 

ਹੋ ਦਯੋ ਸੁਦਰਸਨ ਛਾਡ ਮੂੰਡਿ ਕਟ ਡਾਰਿਯੋ। _੧੩। 
ਦੰਹਰਾ 

ਲਛਮਿ ਕੁਅਰਿ ਜਬ ਜੰਭ ਸੋ ਐਸੋ ਕਿਯੋ ਚਰਿਤੁਰ। 

ਮਾਰਿ ਸੁਦਰਸਨ ਸੋ ਲਯੋ _ਸੁਖਿਤ ਕੀਏ ਹਰਿ ਮਿਤੁ। ੧੪। ੧। 


/ਏਤਾ ਨੰ ਗਾਰੇਤ੍ਹ ਪਲੂਯਨੇ ਤਰਲਾ ਲਾਰਤ੍ਹੇਂ ਆਹਾ ਭੂਪ ਅੰਭਾਦੇ /ਏਕ ਯੌ ਲਾਵਨਂ ਰਤ ਸਮਾਪਤਮ 


ਮਤ _ਨਭ# ਡੁ/ _9੫2/ =₹6੨੬/ ਅ%ਫਲੂੰ/ 


ਦੱਪਲ? 
ਨਾਜ ਮਤੀ ਅਬਲਾ ਜਗ _ਕਹੈ। __ਅਟਕੀ ਏਕ ਨ੍ਰਿਪਤ ਪਰ _ਰਹੈ। 
ਬਾਹੂ ਸਿੰਘ ਜਿਹ ਜਗਤ _ਬਖਾਨੈ। _ਚੌਦਹ ਲੋਕ ਆਨਿ ਕੌ _ਮਾਨੇ। _੧। 
ਨ੍ਹਿਪ ਕੀ ਪ੍ਰਭਾ ਹੇਰਿ ਛਕਿ ਰਹੀ। ਕੇਲ ਕਰੈ ਮੋ ਸੌ ਚਿਤ ਚਹੀ। 
ਭਾਤਿ ਭਾਤਿ ਉਪਚਾਰ ਬਨਾਏ। __ਕੈਸਿਹੁ ਰਾਵ ਹਾਥ ਨਹਿ ਆਏ। ੨। 


ਜਬ ਤ੍ਰਿਯ ਸੋਇ ਸਦਨ ਮੈ ਜਾਵੈ। ਨ੍ਰਿਪ ਕੀ ਪੂਭਾ ਚਿਤ ਮੈ ਆਵੈ। 
ਚਕਿ ਚਕਿ ਉਠੈ ਨੀਦ ਨਹਿ ਪਰੈ। __ਮੀਤ ਮਿਲਨ ਕੀ ਚਿੰਤਾ ਕਰੈ। _੩। 


ਚਰਿਤ੍ਰ ਪਾਖਿਆਨ ੬੧੭ 


ਵਿਸ਼ਣੂ ਨੇ ਕ੍ਰੋਧਿਤ ਹੋ ਕੇ ਵੀਹ ਬਾਣ ਚਲਾਏ। _(ਉਹ) ਜੰਭਾਸੁਰ ਦੀ ਦੇਹ ਵਿਚ ਲਗੇ 
ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਲਹੂ _ਨਾਲ ਰੰਗੇ ਹੋਏ ਉਤਮ ਬਾਣ ਬਹੁਤ ਸ਼ੋਭਾ ਪਾ ਰਹੇ 
ਸਨ, ਜਿਨ੍ਹਾਂ ਦੀ ਪੁਭਾ ਨੂੰ ਵੇਖ ਕੇ _ਤੌਛਕ ਨਾਗ _ਦਾ ਪੁੱਤਰ ('ਤਛਜਾ”) ਵੀ _ਲਜਾ ਰਿਹਾ 


ਹ = 


ਦੰਹਰਾ” 
ਤਦ ਲੌਛਮੀ ਕੁਮਾਰੀ ਨੇ ਇਸ ਤਰ੍ਹਾਂ ਕਿਹਾ--ਹੇ ਵਿਸ਼ਣੂ ਜੀ! (ਮੇਰੀ) ਗੱਲ ਸੁਣੋ। ਇਸ 
ਨੂੰ ਮੈਂ ਜਿਤ ਕੇ ਯਮ ਲੋਕ ਭੇਜਦੀ ਹਾਂ।੧੧। 


੭%/=ਲ 


ਵਿਸ਼ਣੂ ਨੂੰ ਰੋਕ ਕੇ ਲੱਛਮੀ ਨੇ ਹੱਥ _ਵਿਚ ਧਨੁਸ਼ ਲੈ ਲਿਆ ਅਤੇ ਉਸ ਨਾਲ ਇਸ 
ਤਰ੍ਹਾਂ ਬੜਾ ਵਿਚਿਤ੍ਰ ਯੁੱਧ _ਕੀਤਾ। ਅਮਿਤ ਰੂਪ ਵਿਖਾ ਕੇ ਵੈਰੀ ਨੂੰ ਮੋਹ ਲਿਆ ਅਤੇ ਬਹੁਤ 
ਘਾਉਆਂ ਨਾਲ ਉਸ ਨੂੰ ਘਾਇਲ ਕਰ _ਦਿੱਤਾ।੧੨। 


ਬਹਾਨੇ ਨਾਲ ਕਿਹਾ! ਓਏ! ਇਸ ਨੂੰ ਨ ਮਾਰ, ਵਿਸ਼ਣੂ ਇਸ ਨੂੰ ਮਾਰੇਗਾ। ਇਸ _ਨਾਲ 
ਬਹੁਤ ਯੁੱਧ _ਕਰ ਕੇ ਫਿਰ _ਮਾਰੇਗਾ। ਜਦ ਵੈਰੀ ਨੇ ਪਿਛਲੇ ਪਾਸੇ ਵਲ _ਤਕਿਆ, ਤਾਂ (ਵਿਸ਼ਣੂ 
ਨੇ) ਸੁਦਰਸ਼ਨ ਚਕ੍ਰ _ਛਡ _ਕੇ ਸਿਰ ਕਟ ਦਿੱਤਾ।੧੩। 


ਦੰਹਰਾ” 
ਜਦ ਲੱਛਮੀ ਨੇ _ਜੰਭਾਸੁਰ ਨਾਲ _ਇਸ ਤਰ੍ਹਾਂ ਦਾ ਚਰਿਤ੍ਰ _ਕੀਤਾ। (ਤਦ) ਵਿਸ਼ਣੂ ਨੇ 
ਸੁਦਰਸ਼ਨ ਚਕ੍ਰ _ਨਾਲ ਮਾਰ ਕੇ (ਆਪਣੇ) ਮਿਤਰ (ਇੰਦਰ) ਨੂੰ ਸੁਖੀ _ਕੀਤਾ।੧੪। 


/ਏਥੋਂ ਨੰ ਯਾਰਤੁੱਪ/ਨਆਨ ਦੇ ਤੁੰਆ ਲਾਰਤ ਦੇ ਆਹਾ ਭੂ ਸਭਾ ਦੇ _9੫੨ਵ' ਲਾਰੜ੍ਹ ਦੀ ਨਆਮਤਨ 
ਭਾ ਲਭ _ਹ/ _5੫2/ ੨6%%੬/ ਜ਼ਲਦਾ/ 


ਚੱਪਾਣ 

ਇਕ ਨਾਜ ਮਤੀ ਨਾਂ ਦੀ ਇਸਤਰੀ ਸੀ ਜੋ ਇਕ ਰਾਜੇ ਨਾਲ ਅਟਕੀ ਹੋਈ ਸੀ। ਉਸ 
ਨੂੰ ਜਗਤ ਬਾਹੂ _ਸਿੰਘ ਕਹਿੰਦਾ ਸੀ। ਚੌਂਦਾਂ ਲੋਕ ਉਸ ਦੇ ਪ੍ਰਭੁਤਾ ਨੂੰ ਮੰਨਦੇ _ਸਨ।੧। 

ਉਹ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ। (ਉਹ) ਚਿਤ ਵਿਚ ਚਾਹੁੰਦੀ 
ਸੀ (ਕਿ ਰਾਜਾ) ਮੇਰੇ ਨਾਲ ਕੇਲ ਕਰੇ। (ਉਸ ਨੇ) ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ, ਪਰ ਕਿਸੇ 
ਤਰ੍ਹਾਂ ਰਾਜਾ _ਹੱਥ ਨ __ਆਇਆ।੨। 

ਜਦ ਉਹ ਇਸਤਰੀ ਸੋਣ ਲਈ ਸਦਨ _ਵਿਚ ਜਾਂਦੀ ਤਾਂ ਰਾਜੇ ਦੀ ਸੁੰਦਰਤਾ ਚਿਤ 
ਵਿਚ ਆ ਜਾਂਦੀ। ਉਹ ਚੌਂਕ ਚੌਂਕ ਕੇ ਉਠ ਪੈਂਦੀ ਅਤੇ ਨੀਂਦਰ ਨ _ਆਉਂਦੀ। (ਹਰ ਵੇਲੇ) 
ਪ੍ਰੀਤਮ ਨੂੰ ਮਿਲਣ ਦੀ ਚਿੰਤਾ ਕਰਦੀ _ਰਹਿੰਦੀ।੩। 


ਘ [2 


ਸੀ _ਦਸਮ-ਗੁੁੰਥ ਸਾਹਿਬ 
ਦੰਹਰਾ 
ਵੈ ਸਮੁਥ _ਅਸਮੁਥ ਮੈ ਵੈ ਸਨਾਥ ਮੈ _ਅਨਾਥ। 


ਜਤਨ ਕਵਨ ਸੋ _ਕੀਜਿਯੈ ਆਵੈ ਜਾ ਤੇ ਹਾਥ। ੪। 


ਚੱਪਲਾਂ 


ਕਾਸੀ ਬਿਖੈ ਕਰਵਤਹਿ ਲੈਹੋ। _ਪਿਯ _ਕਾਰਨ _ਅਪਨੋ _ਜਿਯ ਦੈਹੋ। 
ਮਨ _ਭਾਵਤ ਪ੍ਰੀਤਮ ਜੌ _ਪਾਊ। _ਬਾਰ ਅਨੇਕ ਬਜਾਰ _ਬਿਕਾਊ। _੫। 


ਦੰਹਰਾ 
ਕਹਾ ਕਰੋ ਕੈਸੇ ਬਚੋ ਲਗੀ ਬਿਰਹ ਕੀ _ਭਾਹ। 
ਰੁਚਿ ਉਨ ਕੀ ਹਮ ਕੋ ਘਨੀ ਹਮਰੀ ਉਨੈ ਨ ਚਾਹ। ੬। 


ਨਾਜ _ਮਤੀ _ਤਬ ਆਪਨੀ ਲੀਨੀ ਸਖੀ _ਬੁਲਾਇ। 


ਚੱਪਲਾਂ 


ਜਬ ਚੇਰੀ ਅਸ ਜਾਇ ਉਚਾਰੀ। ਤਬ ਰਾਜੈ ਯੌ ਹਿਯੈ ਬਿਚਾਰੀ। 


ਸੋਊ ਬਾਤ ਇਹ ਤ੍ਰਿਯਹਿ ਕਹਿਜੈ। ਜਾ ਤੇ ਆਪ ਧਰਮ _ਜੁਤ _ਰਹਿਜੈ। _੧0। 


੭%#=ੜਾਲ਼ 
ਦੋਇ ਸਤਰ _ਹਮਰਿਨ ਤੇ ਏਕ _ਸੰਘਾਰਿਯੈ। 
ਬਿਨਾ ਘਾਇ ਕੇ ਕਿਯੇ ਦੂਸਰੋ ਮਾਰਿਯੈ। 
ਤਬ ਮੈ ਤੁਮ ਕੋ ਅਪਨੇ ਸਦਨ ਬੁਲਾਇ ਹੋ। 
ਹੋ ਮਨ ਭਾਵਤ ਕੇ ਤੁਮ ਸੋ ਭੋਗ ਕਮਾਇ ਹੋ। ੧੧। 


ਜਾਇ _ਸਹਚਰੀ _ਕਹਿਯੋ ਤ੍ਰਿਯਾ ਸੁਨਿ ਪਾਇ ਕੈ। 
ਪ੍ਰੀਤ ਰਾਵ ਕੀ _ਬਧੀ ਉਠੀ ਮਰਰਾਇ ਕੈ। 

ਹ੍ਰੋ ਕੈ ਬਾਜ ਅਰੂੜ ਭੇਖ ਨਰ ਧਾਰਿ ਕੈ। 

ਹੋ ਨ੍ਰਿਪ ਕੇ ਅਰਿ ਪੈ ਗਈ ਚਰਿਤ੍ਰ ਬਿਚਾਰਿ ਕੈ। ੧੨। 


ਚਰਿਤ੍ਰ ਪਾਖਿਆਨ ੬੧੯ 


ਦੰਹਰਾ 

(ਮਨ ਵਿਚ _ਵਿਚਾਰਦੀ ਕਿ) ਉਹ ਸਮਰਥ ਹੈ ਅਤੇ ਮੈਂ ਅਸਮਰਥ _ਹਾਂ। ਉਹ _ਸਨਾਥ 
ਹੈ ਅਤੇ ਮੈਂ ਅਨਾਥ ਹਾਂ। (ਮੈਂ) ਕਿਹੜਾ ਯਤਨ ਕਰਾਂ ਜਿਸ ਨਾਲ (ਪ੍ਰੀਤਮ) ਹੱਥ ਵਿਚ ਆ 
ਜਾਵੇ।੪। 
ਚੱਪਲਾਂ 

(ਪ੍ਰੀਤਮ ਦੀ ਪ੍ਰਾਪਤੀ ਲਈ) ਮੈਂ ਕਾਸ਼ੀ ਵਿਚ _ਕਲਵਤੁ _ਸਹਾਰਾਂਗੀ। ਪ੍ਰੀਤਮ ਲਈ (ਮੈਂ) 
ਆਪਣੇ ਆਪ ਨੂੰ ਸਾੜ _ਦਿਆਂਗੀ। ਜੇ (ਮੈਂ) ਮਨ ਭਾਉਂਦਾ ਪ੍ਰੀਤਮ ਪ੍ਰਾਪਤ ਕਰ _ਲਵਾਂ ਤਾਂ 
(ਉਸ ਲਈ) ਅਨੇਕ _ਵਾਰ ਬਾਜ਼ਾਰ ਵਿਚ _ਵਿਕ _ਜਾਂਵਾ।੫। 


< 


ਦਾਹਾਣਾ 


ਕਰਾਂ, ਕਿਵੇਂ ਬਚਾਂ, (ਮੈਨੂੰ) ਬਿਰਹੋਂ ਦੀ ਅੰਗ ਲਗੀ ਹੋਈ ਹੈ। ਮੈਨੂੰ ਉਸ ਲਈ 
ਹੈ, ਪਰ ਉਸ ਨੂੰ ਮੇਰੀ ਕੋਈ ਚਾਹ ਨਹੀਂ ਹੈ।੬। ਨਾਜ ਮਤੀ ਨੇ ਤਦ ਆਪਣੀ 
ਨੂੰ ਬੁਲਾ ਕੇ (ਕਿਹਾ ਕਿ ਇਕ) ਬਾਹੂ ਸਿੰਘ ਰਾਜਾ ਹੈ, (ਉਸ ਨੂੰ) ਜਾ ਕੇ ਸੁਨੇਹਾ 

ਗੌਲ ਸੁਣ ਕੇ ਸਖੀ ਉਥੇ ਜਾ _ਪਹੁੰਚੀ। (ਉਸ ਨੂੰ) ਜਿਵੇਂ ਨਾਜ ਮਤੀ ਨੇ 
ਨੂੰ ਜਾ ਸੁਣਾਇਆ।੮। 


ਹਉ 
ਣੋ ਯੂ 3 ਕੂ 


ਹੇ ਨਾਥ! ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਬਿਰਹੋਂ ਦੇ ਸਮੁੰਦਰ 
ਵਿਚ ਸਿਰ ਤਕ ਡੂਬ ਗਈ ਹਾਂ। ਇਕ ਵਾਰ ਕ੍ਰਿਪਾ ਕਰ ਕੇ ਮੇਰੇ ਕੋਲ ਆਓ ਅਤੇ ਮੇਰੇ ਨਾਲ 
ਮਨ _ਇਛਿਤ ਭੋਗ _ਕਮਾਓ।੯। 


ਚੱਪਲਾਂ 


ਆਪ _ਧਰਮ-ਸਹਿਤ ਰਹਿ _ਸਕੀਏ।੧0। 


੭%/ਤਲ 


(ਰਾਜੇ ਨੇ ਉੱਤਰ ਵਜੋਂ ਕਹਿ ਭੇਜਿਆ) ਮੇਰੇ ਦੋ ਵੈਰੀਆਂ ਵਿਚੋਂ ਇਕ ਨੂੰ (ਤ?) ਮਾਰਦੇ 
ਅਤੇ ਦੂਜੇ ਨੂੰ ਬਿਨਾ ਜ਼ਖ਼ਮ ਲਗਾਏ ਖ਼ਤਮ ਕਰ _ਦੇ। ਤਦ ਮੈਂ ਤੈਨੂੰ ਆਪਣੇ ਘਰ _ਬੁਲਾਵਾਂਗਾ 
ਅਤੇ ਮਨ _ਭਾਉਂਦੇ ਭੋਗ ਤੇਰੇ _ਨਾਲ _ਕਰਾਂਗਾ।੧੧। 


ਤਦ ਦਾਸੀ ਨੇ ਸੁਣ ਕੇ ਅਤੇ ਜਾ ਕੇ ਇਸਤਰੀ ਨੂੰ ਦਸਿਆ। ਰਾਜੇ ਦੀ ਪ੍ਰੀਤ ਵਿਚ 
ਬੰਨ੍ਹੀ ਹੋਈ (ਉਹ) ਅੰਗੜਾਈ ਲ ਕੇ ਉਠ ਖੜੋਤੀ। ਉਹ _ਮਰਦਾਵਾਂ ਭੇਸ ਬਣਾ ਕੇ ਘੋੜੇ ਉਤੇ 
ਚੜ੍ਹ _ਬੈਠੀ ਅਤੇ (ਇਕ) ਚਰਿਤੁ ਸੋਚ ਕੇ ਰਾਜੇ ਦੇ ਵੈਰੀ ਕੋਲ ਗਈ।੧੨। 


੬੨0 ਸੀ _ਦਸਮ-ਗੁੁੰਥ ਸਾਹਿਬ 


ਮੋ ਕੋ ਚਾਕਰ ਰਾਖਿਯੈ। 

ਕਰੋ ਮੁਹਿੰਮ ਜਹਾ ਕੋ ਭਾਖਿਯੈ। 

ਪ੍ਰਾਨ ਲੇਤ ਲੌ ਲਰੇ ਨ ਰਨ ਤੇ ਹਾਰਿਹੋਂ। 

ਹੋ ਬਿਨੁ ਅਰਿ ਮਾਰੈ ਖੇਤ ਨ ਬਾਜੀ _ਟਾਰਿਹੋ। ੧੩। 
ਕ 


ਸੂਰ ਨਿਹਾਰਿ ਨ੍ਰਿਪਤਿ ਚਾਕਰ _ਕਿਯੋ। 
ਗ੍ਰਿਹ ਤੇ ਕਾਢਿ ਖਜਾਨੋ ਤਾ ਕੋ ਬਹੁ _ਦਿਯੋ। 
ਦੂਜੋ ਰਾਵ ਬੁਲਾਇ ਸੁ ਬੀਰ ਬੁਲਾਇ ਕੈ। 
ਹੋ ਬਾਹੂ ਸਿੰਘ ਪੈ ਚੜਿਯੋ ਮਹਾ ਰਿਸਿ ਖਾਇ ਕੈ। ੧੪। 
ਚੱਪਣਾ 
ਨਾਜ ਮਤੀ ਇਹ _ਭਾਤਿ ਉਚਾਰੀ। ਸੁਨੋ ਰਾਵ ਤੁਮ ਬਾਤ _ਹਮਾਰੀ। 
ਸਭ _ਬੀਰਨ ਬੋਲਿ ਪਠੈਯੈ। ਸਭ ਕੇ ਸਰ ਪਰ ਨਾਮ ਡਰੈਯੈ। _੧੫। 


ਰਾਵ 
ਕੋ 


(3 


ਦੰਹਰਾ 
ਜਬ _ਗਾੜੋ ਰਨ ਪਰੈਗੋਂ ਬਹੈ ਤੀਰ ਤਰਵਾਰਿ। 
ਬਿਨਾ ਨਾਮ ਸਰ ਧੈ ਲਿਖੈ ਸਕਿ ਹੈ ਕਵਨ _ਬਿਚਾਰਿ। ੧੬। 
ਦੱਪਣ? 
ਨਾਜ ਮਤੀ ਜਬ _ਐਸ _ਬਖਾਨ੍ਯੋ। _ਸਤ੍ਯ _ਸਤ੍ਯ _ਰਾਜੇ _ਕਰਿ ਮਾਨ੍ਯੋ। 
ਸਕਲ _ਸੂਰਮਾ _ਬੋਲਿ _ਪਠਾਏ। _ਸਭਨ _ਸਰਨ _ਪਰ ਨਾਮ _ਲਿਖਾਏ। _੧੭। 
ਦੰਹਾਰਾ 
ਸਰ ਪਰ ਨਾਮ _ਲਿਖਾਇ ਕੈ ਰਨ ਕਹ ਚੜੇ ਰਿਸਾਇ। 
ਜਾ ਕੋ ਸਰ ਜਿਹ ਲਾਗਿ ਹੈ ਸੋ ਭਟ ਚੀਨੋ ਜਾਇ। ੧੮। 
ਜੁਧ ਜਬੈ _ਗਾੜੋ __ਪਰਿਯੋ ਘਾਤ ਬਾਲ ਤਿਨ _ਪਾਇ। 
ਉਹਿ ਰਾਜਾ ਕੋ ਬਾਨ ਲੈ ਇਹ ਨ੍ਰਿਪ ਹਨ੍ਯੋ ਰਿਸਾਇ। ੧੯। 


ਚੱਪਲਾਂ 


ਲਾਗਤ ਬਾਨ ਰਾਵ ਰਿਸਿ ਭਯੋ। ਸਰ ਪਰ ਨਾਮ _ਲਿਖਿਯੋ ਲਖਿ ਲਜਯੋ। 
ਮੁਹਿ ਇਨ ਹਨ੍ਯੋ _ਨ੍ਰਿਪਤਿ ਸੋਊ ਮਾਰਿਯੋ। _ਬਹੁਰਿ ਆਪਹੂੰ _ਸੂਰਗ _ਸਿਧਾਰਿਯੋ। _੨0। 


ਦੰਹਰਾ 
ਨਾਜ ਮਤੀ ਇਹ ਚਰਿਤੂ ਸੋ ਦੁਹੂੰ ਨ੍ਰਿਪਨ ਕੋ _ਘਾਇ। 
ਬਹੁਰ ਰੈਬਾਰੀ ਰਾਵ ਸੋ ਅਨਿ ਦਈ ਸੁਖ ਪਾਇ। ੨੧। 
ਦੱਪਣ? 
ਨ੍ਹਿਪ ਮੈ ਤੁਮਰੇ ਕਾਜ ਸਵਾਰੇ। ਦੋਨੋ ਸਤੁ _ਤਿਹਾਰੇ ਮਾਰੇ। 
ਅਬ ਮੋ ਕੋ ਤੁਮ ਧਾਮ ਬੁਲਾਵੋ। ਕਾਮ ਭੋਗ ਮੁਹਿ ਸਾਥ ਕਮਾਵੋ। ੨੨। 


ਚਰਿਤ੍ਰ ਪਾਖਿਆਨ ੬੨੧ 

(ਕਹਿਣ ਲਗੀ) ਹੇ ਰਾਜਨ! ਮੈਨੂੰ ਆਪਣਾ ਨੌਕਰ ਰਖ _ਲਵੋ। (ਮੈਂ) ਉਥੋਂ ਦੀ ਮੁਹਿੰਮ 

ਕਰਾਂਗੀ, ਜਿਥੋਂ ਦੀ ਤੁਸੀਂ ਕਹੋਗੇ। ਮੈਂ ਪ੍ਰਾਣ ਨਿਕਲਣ ਤਕ _ਲੜਾਂਗੀ ਅਤੇ ਯੁੱਧ ਵਿਚ ਨਹੀਂ 
ਹਾਰਾਂਗੀ ਅਤੇ ਵੈਰੀ ਨੂੰ ਯੁੱਧ-ਭੂਮੀ ਵਿਚ _ਮਾਰੇ _ਬਿਨਾ ਬਾਜ਼ੀ ਨਹੀਂ _ਛਡਾਂਗੀ।੧੩। 


ਉਸ ਦੀ ਸੂਰਬੀਰਤਾ ਨੂੰ ਵੇਖ ਕੇ ਰਾਜੇ ਨੇ ਨੌਕਰ ਰਖ _ਲਿਆ। ਘਰ ਦੇ ਖ਼ਜ਼ਾਨੇ ਵਿਚੋਂ 
ਕਢ ਕੇ (ਉਸ ਨੂੰ) ਬਹੁਤ ਕੁਝ _ਦਿੱਤਾ। ਦੂਜੇ ਰਾਜੇ ਨੂੰ ਸੂਰਮਾ ਭੇਜ ਕੇ ਬੁਲਾ ਲਿਆ। ਬਾਹੂ 
ਸਿੰਘ ਉਤੇ ਬਹੁਤ ਕ੍ਰੋਧਿਤ ਹੋਕੇ ਚੜ੍ਹਾਈ ਕਰ _ਦਿੱਤੀ।੧੪। 


ਇਸ ਤਰ੍ਹਾਂ ਕਿਹਾ--ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ। ਸਾਰਿਆਂ 


ੋਰ 


ਨੇ 
ਸ਼ੂਰਵੀਰਾਂ ਨੂੰ ਬੁਲਾ ਲਵੋ ਅਤੇ ਸਾਰਿਆਂ ਦੇ ਤੀਰਾਂ ਉਤੇ (ਉਨ੍ਹਾਂ _ਦੇ) ਨਾਂ _ਉਕਰ _ਦਿਓ।੧੫। 


੦ 


ਯੁੱਧ ਹੋਵੇਗਾ ਅਤੇ ਤੀਰ ਅਤੇ ਤਲਵਾਰਾਂ ਚਲਣ _ਗੀਆਂ। ਤੀਰਾਂ ਉਤੇ ਨਾਮ 
(ਕਿ ਕਿਸ ਨੇ ਕਿਸ ਨੂੰ ਮਾਰਿਆ ਹੈ)।੧੬। 


ਰੈ 
ਹਉ 
ਕੱ 
ਰਹ 
ਰੈ 


ਨਾਜ ਮਤੀ ਨੇ ਜਦ ਇਸ ਤਰ੍ਹਾਂ ਕਿਹਾ ਤਾਂ ਰਾਜੇ ਨੇ ਸਚ-ਸਚ ਮੌਨ ਲਿਆ। ਉਸ ਨੇ 
ਸਾਰਿਆਂ _ਸੁਰਮਿਆਂ ਨੂੰ ਬੁਲਾਇਆ _ ਅਤੇ _ਸਾਰਿਆਂ ਦੇ ਤੀਰਾਂ ਉਤੇ ਨਾਮ _ਲਿਖਵਾ _ਦਿੱਤੇ।੧੭। 
ਦੰਹਾਰਾ 


ਕੇ ਰੋਹ ਨਾਲ ਭਰੇ ਹੋਏ ਯੁੱਧ-ਭੂਮੀ ਵਲ ਚੜ੍ਹ _ਪਏ। ਜਿਸ 
ਲਗੇਗਾ, _(ਉਸ ਤੋਂ) ਉਹ ਯੋਧਾ ਪਛਾਣਿਆ _ਜਾਏਗਾ।੧੮। ਜਦ ਯੁੱਧ 
ਗਿਆ ਤਾਂ ਉਸ ਇਸਤਰੀ ਨੇ ਮੌਕਾ ਤਾੜ ਕੇ, ਉਸ ਰਾਜੇ ਦਾ ਬਾਣ ਲੈ 
ਰਾਜੇ ਮਾਰ ਦਿੱਤਾ।੧੯। 


ਬਾਣ _ਲਗਦਿਆਂ ਹੀ ਤੀਰ ਉਤੇ (ਮਿਤਰ ਰਾਜੇ ਦਾ) ਨਾਮ ਲਿਖਿਆ ਵੇਖ 
ਕ੍ਰੋਧ ਨਾਲ ਭਰ _ਗਿਆ। ਮੈਨੂੰ ਇਸ ਨੇ ਮਾਰਿਆ ਹੈ, ਰਾਜੇ ਨੇ __ਉਸ ਨੂੰ ਮਾਰ 
ਫਿਰ ਆਪ ਵੀ ਸਵਰਗ ਚਲਾ _ਗਿਆ।੨0। 
ਦੰਹਰਾ” 

ਨਾਜ ਮਤੀ ਨੇ ਇਸ _ਚਰਿਤੁ _ਨਾਲ ਦੋਹਾਂ _ਰਾਜਿਆਂ 
ਰਾਜੇ (ਬਾਹੂ ਸਿੰਘ) ਨੂੰ ਸੁਖ ਪੂਰਵਕ ਅਗਵਾਈ _('ਰੈਬਾਰੀ 
ਚੱਪਾਣ 

(ਆ ਕੇ ਕਹਿਣ ਲਗੀ--) ਹੇ ਰਾਜਨ ! ਮੈਂ ਤੁਹਾਡੇ ਦੋਵੇਂ ਵੈਰੀ ਮਾਰ ਕੇ ਤੁਹਾਡੇ ਕੰਮ 
ਸੰਵਾਰ ਦਿੱਤੇ _ਹਨ। ਹੁਣ ਤੁਸੀਂ ਮੈਨੂੰ ਆਪਣੇ _ਘਰ _ਬੁਲਾਓ ਅਤੇ ਮੇਰੇ _ਨਾਲ _ਕਾਮ-ਭੋਗ 
ਕਰੋਂ ।੨੨। 


ਕੇ ਰਾਜਾ 
ਦਿੱਤਾ ਅਤੇ 


ਮਾਰਿਆ ਅਤੇ ਫਿਰ ਆ ਕੇ 
) ਦਿੱਤੀ।੨੧। 


02੧੨ 


੬੨੨ 


ਸੀ _ਦਸਮ-ਗੁੁੰਥ ਸਾਹਿਬ 
ਦੰਹਰਾ 
ਤਬ ਰਾਜੈ ਤਾ ਕੌ ਤੁਰਤ ਲੀਨੋ ਸਦਨ _ਬੁਲਾਇ। 
ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ। _੨੩। 


ਭਏ ਨਾਜ ਮਤੀ ਸੁਖ ਪਾਇ। ੨੪। 

ਦੱਪਲ? 

ਨਾਜ ਮਤੀ ਨ੍ਰਿਪ ਲੈ ਘਰ ਰਾਖੀ। ਤ੍ਰਿਯ ਕੀਨੀ ਰਵਿ ਸਸਿ ਕਰਿ ਸਾਖੀ। 

ਰਾਂਕ ਹੁਤੀ ਰਾਨੀ ਕਰਿ ਡਾਰਿਯੋ। ਤ੍ਰਿਯਾ ਚਰਿਤ੍ਰ ਨ ਜਾਤ _ਬਿਚਾਰਿਯੋ। ੨੫। ੧। 


/ਏਤ ਗਰਾੰ ਗਾਰਤ੍ਹ ਪਖੂਯਾਨੇ /ਤੈਯਾ ਲਾੜੇ ਮੰਤ ਝੁਪ ਸੱਠਾਦੇ /ਏਕਾ ਐਂ /ਤੇਪਨੇਂ ਯਾਰੇਤ੍ਰ ਸਮਾਪਤਮ 
ਗਤ ਨਭ#` #ਤ/ 5੪੨੭ =(45/ %ਫਜ,/ 


ੰ 


ਦੰਹਾਰਾ 
ਸ੍ਯਾਲਕੋਟ ਕੇ ਦੇਸ ਮੈ ਦਰਪ _ਕਲਾ ਇਕ _ਬਾਮ। 
ਤਰੂਨ ਦੇਹ ਤਾ ਕੋ ਰਹੈ ਅਧਿਕ ਸਤਾਵਤ _ਕਾਮ। _੧। 
ਦਾਨੀ ਰਾਇ ਤਹਾ ਹੁਤੋ ਏਕ ਸਾਹ ਕੇ ਪੂਤ। 
ਸੂਰਤਿ ਸੀਰਤਿ ਕੇ ਬਿਖੈ ਬਿਧਨੈ ਕਿਯੋ ਸਪੂਤ। ੨। 
ਦਰਪ ਕਲਾ ਇਹ ਸਾਹ ਕੀ ਦੁਹਿਤ ਰਹੈ ਅਪਾਰ। 
ਹਿਯੈ ਬਿਚਾਰਿਯੋ ਸਾਹ ਕੇ ਸੁਤ ਸੌ_ਰਮੋ ਸੁਧਾਰ। ੩। 


ਚੱਪਾਣ? 
ਬੋਲਿ ਸਾਹੁ ਕੋ ਪੂਤ ਮੰਗਾਯੋ। ਕਾਮ ਕੇਲ ਤਿਹ ਸੰਗ ਕਮਾਯੋ। 
ਦਿਵਸ ਭਏ ਗ੍ਰਿਹ ਦੇਤ ਪਠਾਈ। ਰੈਨਿ ਭਏ ਪੁਨਿ ਲੇਤ ਬੁਲਾਈ। ੪। 
ਐਸੀ ਪ੍ਰੀਤਿ ਦਹੁਨਿ ਮੈ ਭਈ। ਲੋਕ ਲਾਜ ਸਭ ਹੀ ਤਜਿ ਦਈ। 
ਜਾਨੁਕ _ਕਹੂੰ _ਬ੍ਯਾਹ _ਕਰਿ _ਆਨੀ। _ਤਿਨ _ਪਰਨਾਰਿ ਐਸ _ਪਹਿਚਾਨੀ। _੫। 


%7ਤਲ 

ਇਸਕ ਮੁਸਕ ਖਾਸੀ ਅਰੁ ਖੁਰਕ _ਬਖਾਨਿਯੈ। 

ਖੂਨ _ਖੈਰ ਮਦਪਾਨ ਸੁ ਬਹੁਰਿ ਪ੍ਰਮਾਨਿਯੈ। 

ਕਸ ਕੋਊ ਕਰਈ ਸਾਤ _ਛਪਾਏ _ਛਪਤ _ਨਹਿ। 

ਹੋ ਹੋਵਤ ਪੁਗਟ ਨਿਦਾਨ ਸੁ ਸਾਰੀ ਸ੍ਰਿਸਟਿ ਮਹਿ। ੬। 
ਦੰਹਾਰਾ 

ਦਰਪ ਕਲਾ ਸੁਤ ਸਾਹੁ ਕੇ ਊਪਰ ਰਹੀ ਬਿਕਾਇ। 

ਰੈਨਿ ਦਿਵਸ ਤਾ ਸੋ ਰਮੈ ਸਭਹਿਨ ਸੁਨੀ ਬਨਾਇ। _੭। 

ਦਰਪ ਕਲਾ ਜਬ ਸਾਹੁ ਕੌ ਲੀਨੋ ਪੂਤ _ਬੁਲਾਇ। 

ਆਨ _ਪਿਯਾਦਨ _ਗਹਿ _ਲਿਯੋ_ਰਹਿਯੋ ਨ ਕਛੂ _ਉਪਾਇ। _੮। 


ਚਰਿਤ੍ਰ ਪਾਖਿਆਨ ੬੨੩ 


ਨੇ ਉਸ ਨੂੰ ਤੁਰਤ ਸਦਨ ਵਿਚ ਬੁਲਾ ਲਿਆ ਅਤੇ ਮਨ ਵਿਚ ਆਨੰਦ 


ਤਦ ਰਾਜੇ 
ਕੇ ਉਸ ਨਾਲ _ਕਾਮ-ਭੋਗ _ਕੀਤਾ।੨੩। _ਇਕ ਰਾਜੇ ਨੂੰ ਆਪਣੇ ਹੱਥ _ਨਾਲ ਮਾਰਿਆ 
ਉਸ 


ਤੋਂ ਦੂਜਾ ਮਰਵਾ ਦਿੱਤਾ। _ਨਾਜ ਮਤੀ ਨੇ ਸੁਖ ਪੂਰਵਕ ਇਸ ਰਾਜੇ ਨਾਲ _ਰਤੀ- 
ਕਰੜਾ _ਕੀਤੀ।੨੪। 


ਨਾਜ ਮਤੀ ਨੂੰ ਰਾਜੇ ਨੇ ਲ ਜਾ ਕੇ ਘਰ ਰਖ ਲਿਆ। ਸੂਰਜ ਅਤੇ ਚੰਦ੍ਰਮਾ ਨੂੰ ਸਾਖੀ 
ਮੰਨ ਕੇ ਉਸ ਨੂੰ ਪਤਨੀ ਬਣਾਇਆ। _(ਉਹ) ਨਿਰਧਨ ਸੀ, ਰਾਣੀ ਬਣਾ ਦਿੱਤਾ। ਇਸਤਰੀ ਦੇ 
ਚਰਿਤ੍ਰ ਨੂੰ ਸਮਝਿਆ ਨਹੀਂ ਜਾ _ਸਕਦਾ।੨੫। 
ਏਥੋਂ ਗੰ ਗੰਰੇਤੁੱਪ/ਮਆਨ ਦੇ ਤੁ ਗੰਰੇੜ ਦੇ ਮੰਤ ਡੁਪ ਸੰਭਾਦ ਦੇ ਅਤਵੇ' ਗਾਰਤ੍ਹ ਦੀ ਸਮਘਤਨ 
ਅਠ ਡਭ _ਹੈ/ _$੫ਤ/ _੨/05/ _ਚਲਟਾ/ 


ਦੰਹਰਾ 


ਸਿਆਲਕੋਟ ਦੇਸ਼ ਵਿਚ _ਦਰਪ ਕਲਾ ਨਾਂ ਦੀ ਇਕ ਇਸਤਰੀ ਸੀ। ਉਸ ਦਾ ਸ਼ਰੀਰ 
ਜਵਾਨ ਸੀ (ਇਸ _ਕਰ ਕੇ) ਕਾਮ ਬਹੁਤ _ਸਤਾਉਂਦਾ ਸੀ।੧। ਉਥੇ ਇਕ ਸ਼ਾਹ ਦਾ ਪੁੰਤਰ 
ਦਾਨੀ ਰਾਇ ਹੁੰਦਾ ਸੀ। ਉਸ ਨੂੰ ਸ਼ਕਲ ਅਤੇ ਸੁਭਾ ਵਜੋਂ _ਵਿਧਾਤਾ ਨੇ ਸੁਪੁੰਤਰ ਬਣਾਇਆ 


ਸੀ।੨। ਉਥੋਂ ਦੇ ਬਾਦਸ਼ਾਹ ਦੀ ਪੁੱਤਰੀ ਦਰਪ ਕਲਾ ਬਹੁਤ (ਸੁੰਦਰ) ਸੀ। (ਉਸ ਨੇ) ਹਿਰਦੇ 
ਵਿਚ ਵਿਚਾਰਿਆ ਕਿ ਸ਼ਾਹ ਦੇ ਪੁੱਤਰ ਨਾਲ _ਚੰਗੀ ਤਤ੍ਹਾਂ _ਰਮਣ _ਕਰਾਂ।੩। 


ਚੱਪਣਾ 

ਉਸ ਨੇ ਸ਼ਾਹ ਦੇ ਪੁੰਤਰ ਨੂੰ ਬੁਲਵਾਇਆ। _ਉਸ ਨਾਲ ਕਾਮ-ਕ੍ਰੀੜਾ _ਕੀਤੀ। ਦਿਨ ਵੇਲੇ 
(ਉਸ ਨੂੰ) ਘਰ ਭੇਜ ਦਿੰਦੀ। ਰਾਤ ਪੈਣ ਤੇ ਫਿਰ ਬੁਲਾ _ਲੈੱਂਦੀ।੪। 

ਉਨ੍ਹਾਂ ਦੋਹਾਂ ਵਿਚ ਅਜਿਹੀ ਪ੍ਰੀਤ ਹੋ ਗਈ ਕਿ ਉਸ ਨੇ ਸਾਰੀ ਲੋਕ ਲਾਜ ਤਿਆਗ 
ਦਿੱਤੀ। (ਇੰਜ ਪੁਤੀਤ ਹੁੰਦਾ ਸੀ) ਮਾਨੋ ਵਿਆਹ ਕੇ ਲਿਆਉਂਦੀ ਹੋਵੇ। ਉਹ ਪਰਾਈ ਇਸਤਰੀ 
ਇਸ ਤਰ੍ਹਾਂ ਲਗਦੀ _ਸੀ।੫। 
੭%#=ੜਾਲ਼ 


ਇਸ਼ਕ, ਮੁਸ਼ਕ, ਖੰਘ, ਖੁਰਕ, ਖ਼ੂਨ (ਕਤਲ), _ਖੈਰ (ਨੇਕੀ ਜਾਂ _ਪੁੰਨਦਾਨ) ਅਤੇ ਸ਼ਰਾਬ 
ਬਾਰੇ ਬਖਾਨ _ਕੀਤਾ ਜਾਂਦਾ ਹੈ ਕਿ ਇਨ੍ਹਾਂ ਸੱਤਾਂ ਬਾਰੇ ਚਾਹੇ ਕੋਈ ਕਿਤਨਾ ਕਰੇ, ਲੁਕਾਇਆਂ 
ਲੁਕਦੀਆਂ ਨਹੀਂ _ਹਨ। ਇਹ ਅੰਤ ਵਿਚ _ਸਾਰੀ ਸ੍ਰਿਸ਼ਟੀ ਵਿਚ _ਪੁਗਟ _ਹੋ ਜਾਂਦੀਆਂ _ਹਨ।੬। 


ਦੰਹਰਾ” 

ਦਰਪ ਕਲਾ ਸ਼ਾਹ ਦੇ ਪੁੱਤਰ ਦੇ ਉਪਰ _ਵਿਕ ਚੁਕੀ _ਸੀ। _ਰਾਤ ਦਿਨ ਉਸੇ ਨਾਲ 
ਰਮਣ ਕਰਦੀ ਸੀ; ਸਭ ਨੇ ਇਹ ਗੱਲ ਸੁਣੀ ਹੋਈ ਸੀ।੭। ਦਰਪ ਕਲਾ ਨੇ ਜਦ ਸ਼ਾਹ ਦੇ 
ਪੁੱਤਰ ਨੂੰ _ਬੁਲਾਇਆ। ਤਾਂ ਪਿਆਦਿਆਂ (ਪੈਦਲ ਸਿਪਾਹੀਆਂ) ਨੇ ਆ ਕੇ ਪਕੜ _ਲਿਆ, 


(ਬਚਣ) ਦਾ ਕੋਈ ਉਪਾ ਨ ਰਿਹਾ।੮। 


ਦਰਪ ਕਲਾ ਇਹ _ਭਾਤ _ਉਚਾਰੀ। ਸੁਨੋ ਮੀਤ ਤੁਮ _ਬਾਤ _ਹਮਾਰੀ। 
ਸੋਨਾ ਬੋਵਤ ਮੁਹਿ ਤੁਮ ਕਹਿਯਹੁ। ਯੌ ਕਹਿ ਨੈਨ ਨੀਚ ਕਰਿ _ਰਹਿਯਹੁ। ੯। 


ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 


ਨ੍ਹਿਪ ਪਹਿ _ਬਾਧ ਤਾਹਿ ਲੈ ਗਏ। ਤੇ ਵੈ ਬੈਨ ਬਖਾਨਤ ਭਏ। 


ਏਕ ਬਾਤ ਮੈ ਤੁਮੈ ਦਿਖਾਊ। ਤੁਮ ਤੇ ਕਹੋ ਕਹਾ ਤਬ ਪਾਊ। ੧0। 

ਜਾ ਧੈ ਬੈਠੇ ਮੁਹਿ ਗਹਿ ਆਨੋ। ਉਨ ਮੋ ਸੋ ਇਹ ਭਾਤਿ ਬਖਾਨੋ। 

ਜੋ ਮੈ ਕੰਚਨ ਬੀਜਿ ਦਿਖਾਊ। ਤਬ ਮੈ ਕਹੋ ਕਹਾ ਬਰ _ਪਾਊ। _੧੧। 
ਜਦ ਯੌ ਬਚਨ ਰਾਵ ਸੁਨਿ ਪਾਯੋ। ਦਰਪ ਕਲਾ ਕੌ ਬੋਲਿ ਪਠਾਯੋ। 

ਤਾ ਕੋ ਏਕ ਧਾਮ ਮੈ ਰਾਖਿਯੋ। ਕੰਚਨ ਕੇ _ਬੀਜਨ ਕਹ ਭਾਖਿਯੋ। _੧੨। 
ਮੋਹਿ ਇਹ ਏਕ ਸਦਨ ਮੈ ਰਾਖੋ। ਭਲੀ ਬੁਰੀ ਕਛੂ _ਬਾਤ ਨ ਭਾਖੋ। 

ਜਬ ਮੈ ਮਾਸ ਇਕਾਦਸ ਲਹਿਹੋ। ਤੁਮ ਸੋ ਆਇ ਆਪ ਹੀ ਕਹਿਹੋ। ੧੩। 
ਜਬ ਵੈ ਦੋਊ ਏਕ ਗ੍ਰਿਹ ਰਾਖੈ। ਤਬ ਤ੍ਰਿਯ ਯੋ ਤਾ ਸੌ ਬਚ ਭਾਖੈ। 

ਮੋ ਸੋ ਭੋਗ ਮੀਤ ਅਬ ਕਰਿਯੈ। ਯਾ ਚਿੰਤ ਤੇ ਨੈਕੁ ਨ ਡਰਿਯੈ। ੧੪। 


ਦੰਹਰਾ 


ਪਕਰਿ ਮੀਤ ਕੋ ਆਪਨੇ ਊਪਰ _ਲਯੇ _ਚਰਾਇ। 


ਤਾ ਸੋ ਰਤਿ ਮਾਨਤ ਭਈ ਲਪਟਿ _ਲਪਟਿ ਸੁਖ ਪਾਇ। ੧੫। 


ਕਾਲਿ _ਕਿਨੀ ਜਾਨ੍ਯੋ ਨਹੀ ਆਜੁ _ਰਮੌ ਤਵ _ਸੰਗ। 


੮ 


ਲਾਜ ਨ ਕਾਹੂ ਕੀ ਕਰੋ ਮੋ ਤਨ _ਬਢਿਯੋ ਅਨੰਗ। _੧੬। 


੭%/ਤਲ 


ਦਸ ਮਾਸਨ ਰਤਿ ਕਰੀ ਹਰਖ _ਉਪਜਾਇ ਕੈ। 
ਆਸਨ ਚੁੰਬਨ ਅਨਿਕ _ਕਿਯੇ _ਲਪਟਾਇ _ਕੈ। 
ਜਬ _ਗਿਯਾਰਵੋ ਮਾਸ _ਪਹੂਚ੍ਯੋ ਆਇ _ਕਰਿ। 


ਹੋ 


ਦਰਪ ਕਲਾ ਕਹਿਯੋ ਨ੍ਰਿਪਤਿ ਸੌ ਜਾਇ ਕਰਿ। ੧੭। 


ਸਭ _ਰਾਨੀ ਜੁਤ ਨ੍ਰਿਪ ਕੌ _ਲਿਯੋ ਬੁਲਾਇ ਕੈ। 
ਪੁਰ ਬਾਸੀ ਜਨ ਸਭੇ _ਤਮਾਸਾ ਕੋ ਗਏ। 


ਜਹ ਅਸਥਿਤ ਵਹ ਤ੍ਰਿਯਾ ਤਹਾ ਹੀ ਜਾਤ ਭੇ। ੧੮। 


ਤ੍ਰਿਯ ਪੁਰਖ ਨ _ਬਿਨਸਿਯੋ ਤਾਹਿ _ਬੁਲਾਇਯੈ। 
ਕੈ ਕਰ ਦੈ ਹ੍ਯਾ ਕਲਧੌਤ ਬਿਜਾਇਯੈ। 

ਬਿਨਸਿਯੋ ਨਰ ਤ੍ਰਿਯ ਇਹ ਹਾਥ ਛੁਵਾਇ ਹੈ। 
ਉਗੈ ਨ ਕੰਚਨ ਨੈਕ ਦੋਸ ਮੁਹਿ ਆਇ ਹੈ। ੧੯। 


ਚਰਿਤ੍ਰ ਪਾਖਿਆਨ ੬੨੫ 


ਜੱਪਣਾ 

ਦਰਪ _ਕਲਾ ਨੇ (ਆਪਣੇ ਮਿਤਰ ਨੂੰ) ਇਸ ਤਰ੍ਹਾਂ _ਕਿਹਾ-- ਹੇ ਮਿਤਰ! ਮੇਰੀ _ਗੌਲ 
ਸੁਣੌ। (ਜਦੋਂ ਤੈਨੂੰ ਰਾਜੇ ਦੇ ਪੇਸ਼ ਕਰਨਗੇ ਤਾਂ) ਕਹਿਣਾ ਕਿ ਤੂੰ ਮੈਨੂੰ ਸੋਨਾ ਬੀਜ ਕੇ (ਵਿਖਾ 
ਰਿਹਾ ਸੈਂ)। ਇਹ ਕਹਿ ਕੈ ਨੈਣ ਹੇਠਾਂ ਕਰ ਲਈਂ।੯। 

ਉਸ ਨੂੰ ਬੰਨ੍ਹ ਕੇ ਰਾਜੇ ਕੋਲ ਲੈ ਗਏ। ਉਥੇ ਉਸ ਨੇ ਉਹੀ ਗੱਲ ਕਹੀ। ਜੇ ਮੈਂ ਇਕ 
ਗੌਲ ਤੁਹਾਨੂੰ _ਵਿਖਾਵਾਂ ਤਾਂ ਦਸੋ, ਤੁਹਾਡੇ ਤੋਂ ਕੀ ਪ੍ਰਾਪਤ _ਕਰਾਂਗਾ।੧0। 

ਜਿਥੋਂ ਮੈਨੂੰ ਬੈਠੇ ਨੂੰ ਤੁਸੀਂ ਪਕੜ ਲਿਆਉਂਦਾ ਸੀ, ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ[ 
ਜੇ ਮੈਂ ਸੋਨਾ ਬੀਜ ਕੇ ਵਿਖਾਵਾਂ, ਦਸੋ, _ਤਦ ਮੈਂ ਕੀ ਵਰ ਪ੍ਰਾਪਤ _ਕਰਾਂਗਾ।੧੧। 

ਜਦ ਰਾਜੇ ਨੇ ਇਹ ਬੋਲ ਸੁਣਿਆ ਤਾਂ ਦਰਪ ਕਲਾ ਨੂੰ ਬੁਲਵਾ ਲਿਆ। ਉਸ 
(ਵਿਅਕਤੀ) ਨੂੰ ਇਕ ਮਹੌਲ ਵਿਚ _ਰਖਿਆ ਅਤੇ ਸੋਨਾ ਬੀਜਣ ਲਈ _ਕਿਹਾ।੧੨। 

ਮੈਨੂੰ ਅਤੇ ਇਸ ਨੂੰ ਇਕ ਘਰ ਵਿਚ ਰਖੋ ਅਤੇ ਕੋਈ ਮਾੜੀ ਚੰਗੀ ਗੱਲ ਨ ਕਹੋਂ। 
ਜਦ ਗਿਆਰਾਂ ਮਹੀਨੇ _ਬੀਤ _ਜਾਣਗੇ ਤਾਂ ਮੈਂ ਤੁਹਾਨੂੰ _ਆਪ _ਹੀ ਆ ਕੇ ਕਹਾਂਗਾ।੧੩। 


ਜਦ ਉਨ੍ਹਾਂ ਦੋਹਾਂ ਨੂੰ ਇਕ ਘਰ ਵਿਚ ਰਖਿਆ ਗਿਆ ਤਾਂ ਇਸਤਰੀ ਨੇ ਮਿਤਰ ਨੂੰ 
ਇਸ ਤਰ੍ਹਾਂ ਕਿਹਾ-- ਹੇ ਮਿਤਰ! ਹੁਣ ਮੇਰੇ ਨਾਲ ਭੋਗ ਕਰੋ ਅਤੇ ਇਸ ਤਰ੍ਹਾਂ ਦੀ ਚਿੰਤਾ ਤੋਂ ਨ 
ਡਰੋਂ ।੧੪। 
ਦੰਹਰਾ” 

ਮਿਤਰ ਨੂੰ ਪਕੜ _ਕੇ ਆਪਣੇ _ਉਪਰ ਚੜ੍ਹਾ _ਲਿਆ। _ਉਸ _ਨਾਲ _ਲਿਪਟ _ਲਿਪਟ ਕੇ 
ਸੁਖ ਪੂਰਵਕ _ਰਤੀ-ਕ੍ਰੀੜਾ ਕਰਦੀ ਰਹੀ।੧੫। ਕਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅਜ ਮੈਂ 
ਤੇਰੇ ਨਾਲ _ਰਮਣ _ਕਰਾਂਗੀ। ਕਿਸੇ ਦੀ ਕੋਈ ਸ਼ਰਮ ਨ ਕਰੋਂ, ਮੇਰੇ ਸ਼ਰੀਰ ਵਿਚ ਕਾਮ _ਬਹੁਤ 
ਵੱਧ ਗਿਆ ਹੈ।੧੬। 


੭#%/ੜਲ 


ਉਨ੍ਹਾਂ ਨੇ ਆਨੰਦ ਸਹਿਤ _ਦਸ _ਮਹੀਨੇ _ਰਤੀ ਕ੍ਰੀੜਾ ਕੀਤੀ ਅਤੇ _ਲਿਪਟ ਕੇ ਅਨੇਕ 
ਆਸਣ ਅਤੇ _ਚੁੰਬਨ _ਕੀਤੇ। _ਜਦੋਂ _ਗਿਆਰ੍ਹਵਾਂ ਮਹੀਨਾ ਆ ਪਹੁੰਚਿਆ ਤਾਂ _ਦਰਪ _ਕਲਾ ਨੇ 
ਰਾਜੇ ਨੂੰ ਜਾ ਕੇ ਕਿਹਾ1।੧੭। 


ਸੋਨਾ ਬੀਜਣ ਦਾ ਸਮਾਂ ਆ ਗਿਆ ਹੈ। (ਉਸ ਨੇ) ਸਾਰੀਆਂ ਰਾਣੀਆਂ ਸਹਿਤ ਰਾਜੇ ਨੂੰ 
ਬੁਲਾ _ਲਿਆ। _ਸਾਰੇ _ਨਗਰਵਾਸੀ ਵੀ ਤਮਾਸ਼ਾ ਵੇਖਣ ਲਈ ਆ ਗਏ ਅਤੇ ਜਿਥੇ ਉਹ 
ਇਸਤਰੀ ਬੈਠੀ ਸੀ, ਉਥੇ ਹੀ ਜਾ ਪਹੁੰਚੇ।੧੮। 


ਜੋ ਇਸਤਰੀ ਜਾਂ ਪੁਰਸ਼ (ਧਰਮ ਤੋਂ) ਪਤਿਤ ਨਹੀਂ ਹੋਇਆ, ਉਸ ਨੂੰ ਬੁਲਾਓ। ਉਸ ਦੇ 
ਹੱਥੋਂ ਇਥੇ ਸੋਨਾ ਬਿਜਵਾਓ। ਜੇ ਕੋਈ ਭੁਸ਼ਟ ਮਰਦ ਜਾਂ ਇਸਤਰੀ ਇਸ ਨੂੰ ਛੋਹੇਗੀ, ਤਾਂ ਸੋਨਾ 
ਬਿਲਕੁਲ ਪੈਦਾ ਨਹੀਂ ਹੋਵੇਗਾ _ਅਤੇ ਦੋਸ਼ ਮੈਨੂੰ _ਲਗੇਗਾ।੧੯। 


ਸੀ _ਦਸਮ-ਗ੍ਰੰਥ ਸਾਹਿਬ 


ਤਬ ਰਾਜੈ ਸਭਹਿਨ ਯੌ _ਕਹਿਯੋ _ਸੁਨਾਇ ਕੈ। 
ਜੋ _ਬਿਨਸਿਯੋ ਨਹਿ ਹੋਇ ਸੁ ਬੀਜਹੁ ਜਾਇ ਕੈ। 
ਸੁਨਤ ਬਚਨ ਤ੍ਰਿਯ ਨਰ ਸਭ ਹੀ ਚਕ੍ਰਿਤ _ਭਏ। 


੮ 


ਹੋ ਸੋਨੋ ਬੀਜਨ ਕਾਜ ਨ ਤਿਤ ਕੋ ਜਾਤ ਭੇ। ੨0। 


ਚੱਪਲਾਂ 


ਦਰਪ ਕਲਾ ਇਹ ਭਾਤਿ ਉਚਾਰੀ। ਜੋ ਰਾਜਾ ਸਭ ਤ੍ਰਿਯਾ _ਤੁਹਾਰੀ। 
ਤਿਨ _ਸਭਹਿਨ ਇਹ ਨੌਰ _ਬੁਲਾਵਹੁ। ਕੰਚਨ ਦੇ ਕਰਿ ਹਾਥ _ਬਿਜਾਵਹੁ। 


ਦੰਹਰਾ 
ਸਭ _ਰਾਨੀ ਜੇਤਕ ਹੁਤੀ ਠਟਕਿ ਰਹੀ ਮਨ _ਮਾਹਿ। 
ਕਛੁ ਚਰਿਤ੍ਰ ਇਹ _ਠਾਨਿ ਰਖਿ ਕੰਚਨ ਬੋਯੋ _ਨਾਹਿ। ੨੨। 


ਚੱਪਲਾਂ 


ਦਰਪ ਕਲਾ ਪੁਨ ਐਸ _ਉਚਾਰੀ। ਜੋ ਤੁਮ _ਰਾਵਹੁ ਨ _ਬਿਭਚਾਰੀ। 


੮੮ 


ਤੌ ਤੁਮ ਆਇ ਕੰਚਨਹਿ ਥੋਵਹੁ। ਹਮਰੋ ਸਕਲ _ਅਸੁਖ ਕਹ ਖੋਵਹੁ। ੨੩। 


੭%#=ੜਲ਼ 
ਤ੍ਰਿਯਾ ਪੁਰਖ ਸੁਨਿ ਬੈਨ ਮੂੰਦਿ ਮੁਖ ਰਹਤ ਭੇ। 
ਕੰਚਨ ਬੋਵਨ ਕਾਜ ਨ ਟਰਿ ਤਿਤ ਕੌ ਗਏ। 
ਦਰਪ ਕਲਾ ਤਬ ਬਚਨ ਕਹੇ ਮੁਸਕਾਇ ਕੈ। 


੮ 


ਹੋ ਸੁਨੋ ਰਾਵ ਜੂ ਬਚਨ _ਹਮਾਰੋ ਆਇ ਕੈ। ੨੪। 
ਪੁਰਖ ਇਸਤ੍ਰਿਨ ਕੌ ਜੋ ਨ੍ਰਿਪ ਪੁਥਮ ਸੰਘਾਰਿਯੈ। 


ਤੌ ਕਰ ਲੈਕੇ ਖੜਗ ਦੁਹੁਨ ਹੁਮ _ਮਾਰਿਯੈ। 

ਬਿਨਸੇ ਬਿਨਾ ਨ ਰਹਿਯੋ ਕੋਊ ਜਗਤ ਮੈ। 

ਹੋਂ ਛਮਾ ਕਰੋ ਅਪਰਾਧੁ ਜੁ ਕੀਨੋ ਆਜੁ ਮੈ। ੨੫। 

ਦੰਹਰਾ 

ਜਬ ਰਿਤੁ ਰਾਜ ਸਮੈ ਬਿਥੈ ਬੇਗ ਪਵਨ ਕੋ ਹੋਇ। 
ਊਚ _ਨੀਚ_ਕਾਂਪੇ ਬਿਨਾ ਰਹਿਯੋ _ਬਿਰਛ ਨ ਕੋਇ। ੨੬। 
ਸੁਨਿ ਰਾਜਾ ਐਸੋ ਬਚਨ _ਕੀਨੋ ਤਿਨੈ _ਨਿਹਾਲ। 
ਸ਼ਾਹੁ ਸੁਤਾ ਸੁਤ ਸ਼ਾਹੁ ਕੋ ਦੇਤ ਭਯੋ ਤਤਕਾਲ। ੨੭। 


%7ਤਲ 
ਇਹ ਛਲ ਸੋ ਤ੍ਰਿਯ ਛੈਲ ਸਭਨ ਕੌ ਛਲਿ ਗਈ। 
ਕੇਲ ਨ੍ਰਿਪਤਿ ਕੇ ਧਾਮ ਮਾਸ ਦਸ ਕਰਤ _ਭੀ। 
ਬਹੁਰ ਸਭਨ ਕੋ ਐਸੋ ਚਰਿਤ੍ਰ ਦਿਖਾਇ _ਕਰਿ। 
ਹੋ ਮਨ ਭਾਵਤ ਕੋ ਮੀਤ ਬਰਿਯੋ ਸੁਖ ਪਾਇ ਕਰਿ। ੨੮। ੧। 


ਡਾ ਸਭਨ #ਤ/ 945/ ਤ62੯/ ਆਫਲੰ/ 


੨੧। 


/ਛਤਾ ਗਰਾੰ ਲਾਰੜ੍ਹ ੫ਖੂਯਾਨੇ /ਤੈਯਾ ਲਾਰੜ੍ਹ ਅੰਤਾਂ ਡੂਪ ਸੰਠਾਦੇ /ਏਕਾ ਸੌਂ ਚੱਵਨੇਂ ਲਾਂਨਤ ਸਆਮਤਮ 


ਚਰਿਤ੍ਰ ਪਾਖਿਆਨ ੬੨੭ 


ਤਦ ਰਾਜੇ ਨੇ ਸਾਰਿਆਂ ਨੂੰ ਸੁਣਾ ਕੇ ਇਹ ਕਿਹਾ-- ਜੋ ਭੁਸ਼ਟ ਨਹੀਂ ਹੋਇਆ, ਉਹ ਜਾ 


ਕੇ ਸੋਨਾ ਬੀਜੇ। ਗੱਲ ਸੁਣ ਕੇ _ਸਭ ਮਰਦ _ਅਤੇ ਇਸਤਰੀਆਂ ਹੈਰਾਨ ਰਹਿ _ਗਈਆਂ ਅਤੇ 
ਕੋਈ ਵੀ ਸੋਨੇ ਨੂੰ ਬੀਜਣ ਲਈ ਉਧਰ ਨੂੰ ਨ ਗਿਆ।੨0। 


ਚੱਪਾਣ 

ਦਰਪ ਕਲਾ ਨੇ ਇਸ ਤਰ੍ਹਾਂ ਕਿਹਾ ਕਿ ਹੇ ਰਾਜਾ ਜੀ! ਜੋ ਤੁਹਾਡੀਆਂ ਸਾਰੀਆਂ 
ਇਸਤਰੀਆਂ _ਹਨ। ਉਨ੍ਹਾਂ ਸਾਰੀਆਂ ਨੂੰ ਇਸ ਥਾਂ ਤੇ ਬੁਲਾਓ ਅਤੇ ਸੋਨਾ ਉਨ੍ਹਾਂ ਦੇ ਹੱਥ ਨਾਲ 
'ਬਿਜਵਾਓ।੨੧। 
ਦੰਹਰਾ” 

ਸਭ ਰਾਣੀਆਂ _ਜਿਤਨੀਆਂ ਕੁ ਸਨ, ਮਨ _ਵਿਚ _ਠਠੰਬਰ _ਗਈਆਂ। ਇਸ ਵਿਚ ਕੋਈ 
ਚਰਿਤ੍ਰ ਹੈ, ਸੋਨਾ ਕਿਸੇ ਨੇ ਵੀ ਨ ਬੀਜਿਆ।੨੨। 
ਚੱਪਾਣ 

ਦਰਪ ਕਲਾ ਨੇ ਫਿਰ ਇਸ ਤਰ੍ਹਾਂ ਕਿਹਾ-- ਜੇ ਤੁਸੀਂ ਵਿਭਚਾਰੀ ਨਹੀਂ, ਤਾਂ ਬੀਜੋ। ਇਸ 
ਲਈ ਤੁਸੀਂ ਆ ਕੇ ਸੋਨਾ ਬੀਜੋ ਅਤੇ ਮੇਰੇ ਸਾਰਿਆਂ ਦੁਖਾਂ ਨੂੰ ਨਸ਼ਟ ਕਰ _ਦਿਓ।੨੩। 
੭%/=ਤਲ 

(ਸਾਰੇ) ਇਸਤਰੀ ਮਰਦ _ਗੱਲ ਸੁਣ ਕੇ ਮੂੰਹ ਬੰਦ ਕਰ ਕੇ ਰਹਿ ਗਏ। ਸੋਨਾ ਬੀਜਣ 


ਲਈ ਕੋਈ ਉਧਰ ਨੂੰ ਨ ਗਿਆ। ਤਦ ਦਰਪ ਕਲਾ ਨੇ ਹੱਸ ਕੇ ਕਿਹਾ-- ਹੇ ਰਾਜਾ ਜੀ! ਆ 
ਕੇ ਮੇਰੀ ਗੱਲ ਸੁਣੋ।੨੪। 


ਦੰਹਰਾ 


ਜਦ ਬਸੰਤ ਵੇਲੇ ਪੌਣ ਦਾ ਵੇਗ ਹੁੰਦਾ ਹੈ ਤਾਂ ਵੋਡੇ ਨਿੱਕੇ ਬਿਰਿਛਾਂ ਵਿਚੋਂ ਕੈਬੇ _ਬਿਨਾ 
ਕੋਈ ਵੀ ਨਹੀਂ ਰਹਿੰਦਾ।੨੬। ਰਾਜੇ ਨੇ ਉਸ ਤੋਂ ਇਸ ਪੁਕਾਰ ਦੇ 
ਨਿਹਾਲ ਕਰ ਦਿੱਤਾ ਅਤੇ ਬਾਦਸ਼ਾਹ ਦੀ ਪੁੱਤਰੀ ਸ਼ਾਹ ਦੇ ਪੁੱਤਰ ਨੂੰ 


੭%/ਤ=ਲ 


ਇਸ ਤਰ੍ਹਾਂ ਦੇ ਚਰਿਤੁ _ਨਾਲ ਨੌਜਵਾਨ ਇਸਤਰੀ _ਨੇ _ਸਭ ਨੂੰ ਛਲ _ਲਿਆ। ਰਾਜੇ 
ਘਰ _ਦਸ ਮਹੀਨੇ ਕੇਲ-ਕ੍ਰੀੜਾ ਕਰਦੀ _ਰਹੀ। _ਫਿਰ ਸਭ ਨੂੰ ਕੇ 
ਪੂਰਵਕ _ਮਨ ਭਾਉਂਦਾ ਮਿਤਰ ਪ੍ਰਾਪਤ _ਕਰ _ਲਿਆ।੨੮। 


/ਏਥੋਂ ਨੰ ਯਾਰੇਤੂੰਪ/ਮਆਨ ਦੇ ਤਆ ਲਾਰਤੂ ਦੇ ਅੰਨੀ ਭੂਪ ਨੰਭਾਏ ਦੇ _58੪ਵੇ' ਗਾਰੜ੍ਹ ਦੀ ਨਨਆਮਤਨ 
ਅੜ ਲਭ _ਹੰ/ _506/ ੨6੭੯7 ਚਲਦਾ? 


੬੨੮ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਸਾਹਿਜਹਾਂ ਕੀ ਏਕ _ਬਰ _ਨਾਰੀ। ਪ੍ਰਾਨਮਤੀ ਤਿਹ _ਨਾਮ _ਉਚਾਰੀ। 
ਤਿਨਿਕ ਸਾਹੁ ਕੋ ਪੂਤ _ਬਿਲੋਕਿਯੋ। ਤਬ ਹੀ ਆਨਿ ਕਾਮੁ ਤਿਹ ਰੋਕਿਯੋ। ੧। 
੭%7=ੜਲ 
ਪਠੈ ਸਹਿਚਰੀ ਤਾ ਕੋ ਲਿਯੋ ਬੁਲਾਇ ਕੈ। 
ਲਪਟਿ _ਲਪਟਿ ਰਤਿ ਕਰੀ ਹਰਖ _ਉਪਜਾਇ ਕੈ। 
ਕੇਲ ਕਰਤ ਦੋਹੂੰ ਬਚਨ ਕਹੇ ਮੁਸਕਾਇ ਕੈ। 
ਹੋ ਚੌਰਾਸੀ ਆਸਨ ਲੀਨੇ ਸੁਖ ਪਾਇ ਕੈ। ੨। 


< 


ਦੰਹਰਾ 
ਬਹੁਤ ਦਿਵਸ ਤਾ ਸੋ ਰਮੀ ਪੁਨਿ ਯੋ ਕਹਿਯੋ ਬਨਾਇ। 
ਯਾਹਿ ਮਾਰਿ ਕਰਿ ਡਾਰਿਯੈ ਜਿਨਿ ਕੋਊ ਲਖਿ ਜਾਇ। ੩। 

ਚੱਪਣਾ 

ਪ੍ਰਾਨਮਤੀ ਆਗ੍ਯਾ _ਤਿਹ _ਦਈ। _ਮਾਰਨ ਸਖੀ ਤਾਹਿ ਲੈ _ਗਈ। 

ਆਪੁ ਭੋਗ ਤਿਹ ਸਾਥ _ਕਮਾਯੋ। ਪੁਨਿ ਤਾ ਸੋ ਇਹ ਭਾਤਿ ਸੁਨਾਯੋ। ੪। 

ਸੋ ਭੋਗ ਭਲੋ ਤੈ ਦਿਯੋ। ਮੋਹਿ ਚਿਤ ਹਮਰੋ ਕੌ _ਲਿਯੋ। 

ਤੋ ਪਰ ਚੋਟ ਮੈ ਨਹੀ ਡਾਰੋ। ਏਕ ਚਰਿਤ ਤਨ ਤੁਮੈ ਨਿਕਾਰੋ। ੫। 


੭%#ਤੜਲ਼ 
ਅਰਧ ਸੂਰ ਜਬ _ਚਡਿਯੋ ਸੁ _ਦ੍ਰਿਗਨ ਨਿਹਾਰਿਹੋ। 
ਤਬ ਤੋਰੋ ਗਹਿ ਹਾਥ ਨਦੀ ਮੈ ਡਾਰਿ ਹੋ। 
ਤਬੈ ਹਾਥ ਅਰ ਪਾਵ ਅਧਿਕ ਤੁਮ ਮਾਰਿਯੋ। 
ਹੋ ਡੂਬਤ ਡੂਬਤ ਕਹਿ ਕੈ ਪੁਕਾਰਿਯੋ। ੬। 
ਤਬ ਸਰਤਾ ਕੇ ਬਿਖੇ ਤਾਹਿ ਗਹਿ ਡਾਰਿਯੋ। 
ਹਾਥ ਪਾਵ ਬਹੁ ਮਾਰਿ ਸੁ ਜਾਰ ਪੁਕਾਰਿਯੋ। 
ਡੂਬਤ ਤਿਹ _ਲਖਿ ਲੋਗ ਪਹੂਚੈ ਆਇ ਕੈ। 
ਹੋ ਹਾਥੋ ਹਾਥ ਉਬਾਰਿਯੋ ਲਯੋ ਬਚਾਇ ਕੈ। ੭। ੧। 
/ਏਤਾ ਗੰ ਲਾਰਤ੍ਹ ਪਖੂਯਨੇ /ਤਿਆ ਗਾਰ ਮੰਤ ਝੂਪ ਨੰਭਾਏ /ਏਕ ਸੌਂ ਖਚਾਨਵਂ ਲਾਠਤੂ _ ਸਨਆਖਤਾ 
ਸਤ ਨਭ#ਆ ਸਤ) _5੫੪/ =੨੭੮੬/ %ਫਹੀੰ/ 
ਚੱਪਣਾ 
ਮਦੂ ਦੇਸ ਚੌਧਰੀ _ਭਣਿਜੈ। _ਰੋਸਨ ਸਿੰਘ ਤਿਹ ਨਾਮ _ਕਹਿਜੈ। 
ਕੰਦੁਪ ਕਲਾ ਬਾਲ ਤਿਹ _ਸੋਹੈ। _ਖਗ ਮ੍ਰਿਗ _ਜਛ _ਭੁਜੰਗਨ ਮੋਹੈ। _੧। 


ਚਰਿਤ੍ਰ ਪਾਖਿਆਨ ੬੨੯ 


ਚੱਪਾਣ 
ਸ਼ਾਹਜਹਾਨ _ਦੀ ਇਕ ਸੁੰਦਰ ਇਸਤਰੀ _ਸੀ। _ਉਸ _ਦਾ ਨਾਮ ਪ੍ਰਾਨਮਤੀ ਕਿਹਾ ਜਾਂਦਾ 
ਸੀ। ਉਸ ਨੇ ਸ਼ਾਹ ਦਾ (ਇਕ) ਪੁੱਤਰ ਵੇਖਿਆ, ਤਦ ਹੀ ਕਾਮ ਨੇ ਉਸ ਨੂੰ ਘੇਰ ਲਿਆ।੧। 


੭%/=ਲ 


(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਪੁਸੰਨਤਾ ਸਹਿਤ (ਉਸ ਨਾਲ) 
ਲਿਪਟ _ਲਿਪਟ ਕੇ _ਰਤੀ-ਕ੍ਰੀੜਾ ਕੀਤੀ। ਕੇਲ ਕਰਦਿਆਂ ਦੋਹਾਂ ਨੇ ਹੌਸ ਕੇ ਕਿਹਾ ਕਿ (ਅਸੀਂ) 
ਚੌਰਾਸੀ ਆਸਣ ਕਰ _ਕੇ ਸੁਖ ਪ੍ਰਾਪਤ ਕੀਤਾ ਹੈ।੨। 


ਦੰਹਰ” 

ਉਸ ਨਾਲ ਬਹੁਤ ਦਿਨਾਂ ਤਕ ਰਮਣ ਕਰ ਕੇ ਫਿਰ ਇਸ ਤਰ੍ਹਾਂ (ਮਨ ਵਿਚ) ਕਿਹਾ ਕਿ 
ਇਸ ਨੂੰ ਮਾਰ ਦੇਈਏ, ਮਤਾਂ ਕੋਈ ਜਾਣ ਨ ਜਾਏ।੩। 
ਚੱਪਾਣ 

ਪ੍ਰਾਨਮਤੀ ਨੇ ਸਖੀ ਨੂੰ ਆਗਿਆ ਦਿੱਤੀ ਅਤੇ ਉਹ ਉਸ ਨੂੰ ਮਾਰਨ ਲਈ ਲੈ ਗਈ। 
(ਪਹਿਲਾਂ) ਸਖੀ ਨੇ ਆਪ ਉਸ ਨਾਲ ਭੋਗ ਕੀਤਾ ਅਤੇ ਫਿਰ ਉਸ ਨੂੰ ਇਸ ਤਰ੍ਹਾਂ _ਕਿਹਾ-।੪। 

ਤੂੰ ਮੇਰੇ ਨਾਲ ਚੰਗੀ ਤਰ੍ਹਾਂ ਨਾਲ ਭੋਗ ਕੀਤਾ ਹੈ ਅਤੇ ਮੇਰੇ ਚਿਤ ਨੂੰ ਮੋਹ ਲਿਆ ਹੈ। 
ਮੈਂ ਤੇਰੇ ਉਤੇ ਚੋਟ ਨਹੀਂ ਕਰਦੀ (ਅਰਥਾਤ ਮਾਰਦੀ ਨਹੀਂ) ਅਤੇ ਇਕ _ਚਰਿਤੁ _ਕਰ ਕੇ 
ਤੈਨੂੰ (ਇਥੋਂ) _ਕਢਦੀ _ਹਾਂ।੫। 


੭%/ਤਲ 


'ਡੁਬ ਗਿਆ, ਡੁਬ ਗਿਆ? ਜੀਉ 


ਤਦ ਉਸ ਨੂੰ ਪਕੜ ਕੇ ਨਦੀ ਵਿਚ ਧਕ ਦਿੱਤਾ। (ਤਦ) ਉਹ ਯਾਰ ਹੱਥ ਪੈਰ ਮਾਰ 
ਕੇ ਬਹੁਤ ਪੁਕਾਰ ਕਰਨ _ਲਗਾ। ਉਸ ਨੂੰ ਡੁਬਦਾ ਵੇਖ ਕੇ ਬਹੁਤ ਸਾਰੇ ਲੋਕ ਆ ਪਹੁੰਚੇ ਅਤੇ 
ਉਸ ਨੂੰ ਹੌਥੋਂ ਹੌਥ ਚੁਕ ਕੇ ਬਚਾ _ਲਿਆ।੭। 

/ਏਥੋਂ ਗੰ ਲਾਰਤੁੱਪ/ਮਆਨ ਦੇ ਤੰਆ ਲਾਰਤੂ ਦੇ ਮੰਡੀ ਡੂਪ ਸੰਵਾਦ ਦੇ 5੫੫ਵੈ' ਲਾਠਤ੍ਹ ਟੀ ਸਮਾਪਤੀ 

ਭਾ ਲਭ _ਹੈ/ _5੫੦/ ੨6੮੬/ ਚਲਦਾ? 

ਚੱਪਾਣ 

ਮਦੂ ਦੇਸ ਦਾ (ਇਕ) ਚੌਧਰੀ ਦਸਿਆ ਜਾਂਦਾ ਸੀ। ਉਸ ਦਾ ਨਾਂ (ਲੋਕੀਂ) ਰੋਸ਼ਨ ਸਿੰਘ 
ਕਹਿੰਦੇ ਸਨ। ਕੰਦੂਪ ਕਲਾ ਉਸ ਦੀ ਇਸਤਰੀ ਸੀ (ਜਿਸ ਨੇ) ਪੰਛੀਆਂ, _ਹਿਰਨਾਂ (ਅਥਵਾ 
ਜੰਗਲੀ ਪਸ਼ੂਆਂ), _ਯਕਸ਼ਾਂ ਅਤੇ ਭੁਜੰਗਾਂ ਨੂੰ ਮੋਹਿਆ ਹੋਇਆ _ਸੀ।੧। 


ਰਸ ਨੀ ਰਿ 


ਸੀ _ਦਸਮ-ਗੁੁੰਥ ਸਾਹਿਬ 


ਤਾ ਕੇ ਧਾਮ ਅੰਨੁ ਧਨੁ ਭਾਰੀ। ਨਿਤਿ ਉਠਿ ਕਰੈ ਨਾਥ ਰਖਵਾਰੀ। 
ਜੋ ਅਤਿਥ ਮਾਗਨ ਕਹ _ਆਵੈ। ਮੁਖ ਮਾਗਤ ਬਰੁ ਲੈ ਘਰੁ _ਜਾਵੈ। ੨। 


੭%7=ੜਲ 
ਤਿਹ ਠਾ ਇਕ _ਅਤਿਥ ਪਹੂੰਚ੍ਯੋ ਆਇ ਕੈ। 
ਲਖਿ ਤਿਹ ਛੜਿ ਝਖ ਕੇਤੁ ਰਹੈ ਉਰਝਾਇ ਕੈ। 


ਲਾ ਪ। 


ਤੁਮਰੇ ਰਾਜ ਨ ਧਰੈ ਸੁਯੰਬਰ ਅੰਗ ਮੈ। 
ਆਛੋ ਸਦਨ ਸਵਾਰੋ ਦਯੋ ਨ _ਦਰਬ _ਤੈ। 
ਕਛੁ ਨ ਕੀਨੋ ਭੋਗ ਜਗਤ ਮੈ ਆਇ ਕੈ। 
ਬਿਪੂਨ ਦਿਯੋ ਸੁ ਕਛੂ ਨ ਦਾਨ ਬੁਲਾਇ ਕੈ। ੬। 


ਚੱਪਲਾਂ 


%7ਤਲ 
ਤਾਂਬੂ _ਦਾਨ ਤੇ _ਦੁਗਨ _ਰੁਕਮ ਕੌ _ਜਾਨੀਯੈ। 
ਰੁਕਮ _ਦਾਨ ਤੈ ਚੌਗੂਨ _ਸੂਰਨਹਿੰ ਮਾਨੀਯੈ। 
ਬਡੋ __ਧਾਨ ਕੋ ਧਨ ਤੈ ਦਾਨ ਪੁਮਾਨਹੀ। 
ਹੋ ਚਾਰਿ ਸੁ ਖਟ ਦਸ ਆਠ ਪੁਰਾਨ ਬਖਾਨਹੀ। ੮। 
ਦੰਹਰਾ 
ਇਹ ਜੋ ਕੋਠੀ ਅੰਨ ਜੁਤ ਦੀਜੈ _ਦਿਜਨ ਬੁਲਾਇ। 


ਇਹੈ ਕਹਿਯੋ ਮੁਰਿ ਮਾਨਿਯੈ ਸੁਨੁ ਚੌਧ੍ਰਿਨ ਕੇ ਰਾਇ। ੯। 


ਵਹੈ _ਭਿਟੌਅਨ _ਬਾਮਨੀ ਲੀਨੀ ਨਿਕਟ _ਬੁਲਾਇ। 
ਜਾਰ ਸਹਿਤ ਤਿਹ _ਨਾਜ ਕੀ _ਕੁਠਿਯਾ ਦਈ _ਉਠਾਇ। 


ਮੈ ਤੁਮ ਤੇ ਕਛੁ ਦਰਬੁ ਨ ਰਾਖਿਯੋ। 
ਕੌ ਰੁਚੈ ਤਿਸੀ ਕੋ ਦੀਜੈ। _ ਮੋਰੀ ਕਛੁ ਕਾਨਿ ਨਹਿ ਕੀਜੈ। ੭। 


ਚਰਿਤ੍ਰ ਪਾਖਿਆਨ ੬੩੧ 


ਉਸ ਦੇ ਘਰ ਅੰਨ ਅਤੇ ਧਨ ਬਹੁਤ ਸੀ। ਮਾਲਕ ਨਿੱਤ ਉਠ ਕੇ ਉਸ ਦੀ ਰਖਵਾਲੀ 
ਕਰਦਾ _ਸੀ। ਜੋ ਜੋਗੀ (ਸਾਧ) ਮੰਗਣ ਲਈ ਆਉਂਦਾ ਸੀ, ਉਹ ਮੂੰਹ ਮੰਗਿਆ ਵਰ _(ਦਾਨ) 
ਲੈ ਕੇ ਘਰ ਜਾਂਦਾ ਸੀ।੨। 
੭%#=ੜਾਲ਼ 


ਉਥੇ ਇਕ ਜੋਗੀ ਆ ਪਹੁੰਚਿਆ। ਉਸ ਦੀ ਛਬੀ ਨੂੰ ਵੇਖ ਕੇ ਕਾਮ ਦੇਵ ('ਝਖ ਕੇਤੁ”) 
ਵੀ ਫਸ ਜਾਂਦਾ _ਸੀ। (ਉਸ ਨੂੰ) ਪਰਮਾਤਮਾ _ਨੇ _ਅਮਿਤ ਸੁੰਦਰ ਸਰੂਪ ਦਿੱਤਾ _ਸੀ__ਜਿਸ 
ਵਰਗਾ ਭੂਤ, _ਭਵਿਖ ਅਤੇ _ਵਰਤਮਾਨ ਵਿਚ _ਕੋਈ ਨਹੀਂ ਹੋਇਆ _ਹੋਵੇਗਾ।੩। 


ਕੰਦੂਪ ਕਲਾ ਉਸ ਦੀ ਛਬੀ ਨੂੰ ਵੇਖ ਕੇ ਮੋਹਿਤ ਹੋ ਗਈ। ਉਹ _ਬਿਰਹੋ'_ਦੀ ਨਦੀ 
ਵਿਚ ਸਾਰੀ ਡੁਬ _ਗਈ। ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ। ਉਸ ਨਾਲ ਆਨੰਦ 
ਸਹਿਤ ਭਾਂਤ _ਭਾਂਤ ਦੀ _ਰਤੀ-ਕ੍ਰੀੜਾ _ਕੀਤੀ।੪। 


(ਜਦ) _ਪੰਚਾਂ ਦਾ _ਚੌਬੂਤਰਾ ਛਡ _ਕੇ ਚੌਧਰੀ (ਘਰ) ਆਇਆ _(ਤਦ) ਚੌਧਰਾਣੀ 
ਉਸ (ਜੋਗੀ) ਨੂੰ ਕੋਠੜੀ ਵਿਚ ਲੁਕਾ ਦਿੱਤਾ। ਫਿਰ ਕ੍ਰੋਧ ਕਰ ਕੇ ਉਸ ਮੂਰਖ (ਚੌਧਰੀ) 


02੧੨ ੨੧ 


ਤੇਰੇ ਰਾਜ ਵਿਚ ਮੈਂ ਨ ਸੁੰਦਰ ਬਸਤ੍ਰ _ਸ਼ਰੀਰ ਉਤੇ ਪਾਏ _ਹਨ। _ਨ ਚੰਗਾ ਮਕਾਨ 
ਬਣਿਆ ਹੈ ਅਤੇ ਨ ਹੀ (ਤੂੰ) ਧਨ ਦਿੱਤਾ ਹੈ। ਨ ਹੀ ਸੰਸਾਰ ਵਿਚ ਆ ਕੇ ਮੌਜ ਮੇਲਾ ਕੀਤਾ 
ਹੈ। ਨ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਕੁਝ ਦਾਨ ਆਦਿ ਦਿੱਤਾ ਹੈ।੬। 


ਚੱਪਲਾਂ 


ਤਦ ਉਸ ਮੂਰਖ ਨੇ ਇਸ ਤਰ੍ਹਾਂ ਕਿਹਾ ਕਿ ਮੈਂ ਤੇਰੇ ਤੋਂ ਕੁਝ ਵੀ ਧਨ (ਲੁਕਾ ਕੇ) ਨਹੀਂ 
ਰਖਿਆ। ਜਿਸ ਨੂੰ ਚਾਹੇਂ, ਉਸੇ ਨੂੰ ਦੇ ਦੇਵੀਂ। ਮੇਰੀ ਬਿਲਕੁਲ ਪਰਵਾਹ ਨ _ਕਰੀਂ।੭। 


੭%/ਤ=ਲ 


(ਇਸਤਰੀ ਨੇ _ਕਿਹਾ--) ਤਾਂਬੇ ਦੇ _ਦਾਨ ਨਾਲੋਂ ਚਾਂਦੀ (ਦੇ ਦਾਨ ਦਾ ਪੁੰਨ) ਦੁਗਣਾ 
ਜਾਣਿਆ ਜਾਂਦਾ ਹੈ। ਚਾਂਦੀ ਦੇ ਦਾਨ ਨਾਲੋਂ ਸੋਨੇ (ਦਾ ਦਾਨ) ਚੌਗੁਣੇ (ਪੁੰਨ ਵਾਲਾ) ਮੰਨਿਆ 
ਜਾਂਦਾ ਹੈ। _ਧਨ ਨਾਲੋਂ ਵੀ _ਧਾਨ (ਅਨਾਜ) ਦੇ ਦਾਨ (ਦਾ ਪੁੰਨ) ਵੱਡਾ ਮੰਨਿਆ ਜਾਂਦਾ ਹੈ। 
ਇਹ ਗੱਲ ਚਾਰ ਵੇਦਾਂ, ਛੇ ਸ਼ਾਸਤਰਾਂ ਅਤੇ _ਅਨਾਜ੍ਹਾਂ _ਪੁਰਾਣਾਂ ਵਿਚ ਦਸੀ ਗਈ ਹੈ।੮। 


ਦੰਹਰਾ 


ਇਹ ਜੋ ਅੰਨ ਦੀ ਕੋਠੀ ਹੈ, (ਇਸ ਨੂੰ) ਬ੍ਰਾਹਮਣਾਂ ਨੂੰ ਬੁਲਾ ਕੇ ਦਾਨ ਕਰ ਦਿਓ। ਹੇ 
ਸ਼ਿਰੋਮਣੀ ਚੌਧਰੀ! ਜੋ ਮੈਂ ਚਾਹੁੰਦੀ ਹਾਂ, ਮੇਰੀ ਇਹ (ਗੱਲ) ਮੰਨ ਲਵੋ।੯। (ਇਸਤਰੀ ਨੇ) ਉਸ 
ਮੇਲ _ਕਰਾਉਣ ਵਾਲੀ ਬ੍ਰਾਹਮਣੀ (ਦਾਸੀ) ਨੂੰ ਆਪਣੇ ਕੋਲ ਬੁਲਾਇਆ ਅਤੇ ਯਾਰ _ਸਮੇਤ 


ਅਨਾਜ _ਦੀ ਕੋਠੜੀ ਨੂੰ _ਉਠਵਾ _ਦਿੱਤਾ।੧0। 


੬੩੨ 


ਸੀ _ਦਸਮ-ਗੁੁੰਥ ਸਾਹਿਬ 


ਚੱਪਲਾਂ 


ਮੂਰਖ ਬਾਤ ਨ ਕਛੁ ਲਖਿ ਲਈ। ਕਿਹ ਬਿਧਿ ਨਾਰਿ ਤਾਹਿ ਛਲਿ ਗਈ। 


ਜਾਨ੍ਯੋ ਦਾਨ ਆਜੁ ਤ੍ਰਿਯ _ਕੀਨੋ। ਤਾ ਕੌ ਕਛੂ ਚਰਿਤ੍ਰ ਨ_ਚੀਨੋ। _੧੧। 


ਦਾਨ ਭਿਟੌਅਨ ਕੋ ਜਬ ਦਿਯੋਂ। ਕਛੁ ਜੜ ਭੇਦ ਸਮਝਿ ਨਹਿ ਲਿਯੋ। 


ਤਹ ਤੇ ਕਾਢਿ ਅੰਨ ਤਿਨ ਖਾਯੋ। ਤਵਨ ਜਾਰ ਕੋ _ ਘਰ ਪਹੁਚਾਯੋ। ੧੨। ੧। 


/ਏਤ ਹੀ ਲਾਰਾ ੫ਲ੍ਯਾਨੇ /ਤਰਯਾ ਗਾਹੇੜ੍ਹੇ ਮੰਨੀ ਭੂ ਨੰਠਾਦੇ /ਏਕ' ਸੌਂ ਛਪਨੇਂ ਲਾਰੇਤ੍ਰ ਸ਼ਆਪਤਮਆ 


ਡਾ ਨਭਨਆ ਸਤ/ _9੫੬/ ੨0੯੮/ ਅਆਫੰ/ 


ਦੰਹਰਾ 
ਬਿਦ੍ਭ ਦੇਸ ਭੀਤਰ ਰਹੈ ਭੀਮਸੈਨ ਨ੍ਰਿਪ ਏਕ। 
ਹੈ ਗੈ ਰਥ ਹੀਰਨ ਜਰੇ ਝੂਲਹਿ ਦ੍ਰਾਰ ਅਨੇਕ। ੧। 
ਦਮਵੰਤੀ ਤਾ ਕੀ ਸੁਤਾ ਜਾ ਕੋ ਰੂਪ ਅਪਾਰ। 
ਦੇਵ ਅਦੇਵ ਗਿਰੈ ਧਰਨਿ ਤਿਸ ਕੀ ਪ੍ਰਭਾ ਨਿਹਾਰਿ। ੨। 


ਕਾਰਤਕੇਅ ਤਿਹ _ਬ੍ਯਾਹਨ _ਕਿਯੋ _ਨਿਹਾਰਿ _ਕਰਿ। 

ਹੋ ਮਹਾ ਰੁਦੂ ਬਨ ਬਸੇ ਨ ਆਏ ਪਲਟਿ ਘਰਿ। ੩। 

ਨੈਨ ਹਰਨ ਕੇ ਹਰੇ ਬੈਨ ਪਿਕ ਕੇ ਹਰਿ ਲੀਨੇ। 

ਹਰਿ ਦਾਮਨਿ ਕੀ ਦਿਪਤਿ _ਦਸਨ _ਦਾਰਿਮ ਬਸ _ਕੀਨੇ। 
ਕੀਰ _ਨਾਸਿਕਾ ਹਰੀ _ਕਦਲਿ _ਜੰਘਨ ਤੇ ਹਾਰੇ। 

ਹੋ ਛਪੇ ਜਲਜ ਜਲ ਮਾਹਿ ਆਖਿ ਲਖਿ ਲਜਤ _ਤਿਹਾਰੇ। _੪। 


ਸੁਨਿ ਪਛਿਨ ਕੇ ਬਕਤੁ ਤੇ ਤਿਯ ਕੀ ਸੁੰਦਰ ਹਾਲ। 

ਮਾਨ ਸਰੋਵਰ ਛੋਡਿ ਤਿਹ ਅਵਾਤ ਭਏ _ਮਰਾਲ। ੬। 
ਚੱਪਲਾਂ 

ਦਮਵੰਤੀ ਤੇ ਹੰਸ ਨਿਹਾਰੇ। ਰੂਪ ਮਾਨ ਚਿਤ ਮਾਂਝ _ਬਿਚਾਰੇ। 


ਸਖਿਯਨ ਸਹਿਤ ਆਪ ਉਠ _ਧਾਈ। ਏਕ ਹੰਸ ਤਿਨ ਤੇ ਗਹਿ ਲ੍ਯਾਈ। _੭। 


ਚਰਿਤ੍ਰ ਪਾਖਿਆਨ ੬੩੩ 


ਮੂਰਖ (ਚੌਧਰੀ) ਕੁਝ ਵੀ ਨ ਸਮਝ ਸਕਿਆ ਕਿ ਕਿਸ ਤਰ੍ਹਾਂ ਇਸਤਰੀ ਉਸ ਨੂੰ ਛਲ 
ਗਈ ਹੈ। (ਉਸ ਨੇ) ਸਮਝਿਆ ਕਿ ਅਜ ਇਸਤਰੀ ਨੇ _ਦਾਨ ਕੀਤਾ ਹੈ (ਪਰ) ਉਸ ਦੇ 
ਚਰਿਤ੍ਰ ਨੂੰ ਕੁਝ ਵੀ ਸਮਝ _ਨ _ਸਕਿਆ।੧੧। 


ਜਦ ਮੇਲ ਕਰਵਾਉਣ ਵਾਲੀ (ਦਾਸੀ) ਨੂੰ ਦਾਨ ਦਿੱਤਾ ਤਾਂ ਮੂਰਖ (ਚੌਧਰੀ) ਕੁਝ ਵੀ 
ਭੇਦ ਨ ਸਮਝ _ਸਕਿਆ। ਉਨ੍ਹਾਂ ਨੇ ਕੋਠੜੀ ਵਿਚ ਅੰਨ ਕਢ ਕੇ ਖਾ ਲਿਆ ਅਤੇ ਉਸ 
(ਇਸਤਰੀ) ਦੇ ਯਾਰ ਨੂੰ ਘਰ ਪਹੁੰਚਾ _ਦਿੱਤਾ।੧੨। 
/ਏਥੋਂ ਗੰ ਲਾਰੇਤੂੰਪ/ਮਆਨ ਦੇ ਤੁੰਆ ਲਾਰੜ੍ਹ ਦੇ ਮੰਤ ਭੂਪ ਸੰਵਾਦ ਦੇ 94੬ਵੋ' ਲਾੰਠਤ੍ਹ ਦੀ ਸਮਾਪਤੀ 
ਭਾ ਲਭ _ਹੈ/ _5੫£੬/ ੨6੯੮/ ਜਲਦਾ/ 


ਦੰਹਰਾ 

ਵਿਦਰਭ ਦੇਸ ਵਿਚ _ਭੀਮਸੈਨ (ਨਾਂ ਦਾ) ਇਕ ਰਾਜਾ ਰਹਿੰਦਾ ਸੀ। ਉਸ ਦੇ ਦੁਆਰ 
ਤੇ ਹਾਥੀ, ਘੋੜੇ _ਅਤੇ _ਹੀਰਿਆਂ ਨਾਲ _ਜੜ੍ਹੇ ਰਥ _ਝੂਲਦੇ ਰਹਿੰਦੇ ਸਨ।੧। _ਦਮਵੰਤੀ ਨਾਂ ਦੀ 
ਉਸ ਦੀ ਪੁੰਤਰੀ ਸੀ ਜਿਸ ਦੀ ਸੁੰਦਰਤਾ ਅਪਾਰ _ਸੀ। _ਉਸ ਦੀ ਪੂ੍ਭਾ ਨੂੰ ਵੇਖ ਕੇ ਦੇਵਤੇ 
ਅਤੇ ਦੈਂਤ ਧਰਤੀ ਉਤੇ ਡਿਗ ਪੈਂਦੇ ਸਨ।੨। 


੭%/ਤਲ 


ਕਾਮ ਦੇਵ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਨੂੰ ਪ੍ਰਾਪਤ ਕਰ ਲਵਾਂ। 
ਚੰਦਰਮਾ ਵੀ ਕਹਿੰਦੇ ਸਨ ਕਿ ਉਸ ਨੂੰ ਵਿਆਹ ਲਿਆਈਏ। _ਕਾਰਤਿਕੇਯ ਨੇ ਵੀ ਉਸ 
ਕੇ ਵਿਆਹ ਕਰਨਾ _ਚਾਹਿਆ। (ਅਤੇ ਉਸ ਨੂੰ ਵੇਖ ਕੇ) ਮਹਾ ਰੁਦੂ ਬਨ _ਵਿਚ 
ਅਤੇ (ਫਿਰ ਕਦੇ) ਘਰ ਨ _ਪਰਤਿਆ।੩। 


(ਉਸ ਨੇ) ਅਖਾਂ ਹਿਰਨ ਦੀਆਂ _ਚੁਰਾਈਆਂ ਹਨ ਅਤੇ ਬੋਲ ਕੋਇਲ ਤੋਂ ਖੋਹ ਲਏ 
ਹਨ। ਬਿਜਲੀ ਤੋਂ _ਚਮਕ ਹਰ ਲਈ ਹੈ ਅਤੇ ਦੰਦਾਂ ਲਈ ਅਨਾਰ ਦੇ ਦਾਣਿਆਂ ਨੂੰ ਵਸ ਵਿਚ 
ਹੈ ਅਤੇ ਜੰਘਾਂ ਨੂੰ (ਵੇਖ ਕੇ) ਕੇਲੇ ਦਾ ਬ੍ਰਿਛ ਹਾਰ ਮੌਨ 


ਦਮਵੰਤੀ ਨੇ ਹੰਸ ਵੇਖੇ (ਤਾਂ ਉਨ੍ਹਾਂ ਨੂੰ) 


= ਓਹ 


ਮਨ ਵਿਚ ਬਹੁ 
ਸਖੀਆਂ ਸਮੇਤ ਆਪ _ਉਠ ਕੇ ਤੁਰ ਪਈ ਅਤੇ ਉਨ੍ਹਾਂ ਵਿਚੋਂ ਇਕ ਹੰਸ ਪਕੜ _ਲਿਆਈ।੭। 


ਠ 


ਕੈ 


ਸੀ _ਦਸਮ-ਗ੍ਰੰਥ ਸਾਹਿਬ 


ਹੱਸ _ਲਾਚ 


ਰਾਨੀ ਇਕ ਕਥਾ ਪ੍ਰਕਾਸੌ। ਤੁਮਰੇ ਜਿਯ ਕੋ ਭਰਮ _ਬਿਨਾਸੌ। 
ਰਾਜਾ ਦਛਿਨ ਇਕ _ਰਹਈ। ਅਤਿ ਸੁੰਦਰ ਤਾ ਕੋ ਜਗ ਕਹਈ। _੮। 


ਦੰਹਰਾ 

ਤੇਜਮਾਨ ਸੁੰਦਰ ਧਨੀ _ਤਾਹਿ _ਉਚਾਰਤ _ਲੋਗ। 

ਤਾ ਕੋ ਬੋਲਿ ਬਿਵਾਹਿਯੈ ਵਹੁ ਬਰ ਤੁਮਰੋ ਜੋਗ। ੯। 
ਦੱਪਲ? 

ਹੈ ਮਾਨ ਸਰੋਵਰ _ਬਾਸੀ। ਹੰਸ ਜੋਨਿ _ਦੀਨੀ _ਅਬਿਨਾਸੀ। 


ਦੇਸ ਕੇ ਚਰਿਤ ਬਿਚਾਰੈ। ਰਾਵ ਰੰਕ ਕੀ ਪ੍ਰਭਾ ਨਿਹਾਰੈ। ੧0। 


%/ਤਲ 


ਧਨਦ _ਧਨੀ ਹਮ _ਲਹਿਯੋ ਤਪੀ ਇਕ ਰੁਦੂ ਨਿਹਾਰਿਯੋ। 
ਇੰਦੂ ਰਾਜ ਇਕ _ਲਹਿਯੋ ਸੂਰ _ਬਿਸੁਇਸਹਿ _ਬਿਚਾਰਿਯੋ। 
ਲੋਕ _ਚਤ੍ਰਦਸ ਬਿਖੈ ਤੁਹੀ ਸੁੰਦਰੀ ਨਿਹਾਰੀ। 

ਹੋ ਰੂਪਮਾਨ ਨਲ ਰਾਜ ਤਾਹਿ ਤੁਮ _ਬਰੋ _ਪ੍ਯਾਰੀ। _੧੧। 


ਦੰਹਰਾ 
ਦਮਵੰਤੀ ਏ ਬਚਨ ਸੁਨਿ _ਹੈਸਹਿ ਦਯੋ __ਉਡਾਇ। 
ਲਿਖਿ ਪਤਿਯਾ ਕਰ ਮੈ ਦਈ _ਕਹਿਯਹੁ ਨਲ ਪਤਿ ਜਾਇ। ੧੨। 


ਦਮਵੰਤ੍ਯਹਿ _ਸੈਦੇਸ ਨ੍ਰਿਪਤਿ ਨਲ ਕੌ _ਦਯੋ। 

ਨਲ _ਪਤਿਯਾ ਕੌ ਰਹਿਯੋ ਹਿਰਿਦੈ ਸੋ ਲਾਇ ਕੈ। 

ਹੋ ਜੋਰਿ ਸੈਨ ਤਿਤ ਚਲਿਯੋ ਮਿਰਿਦੰਗ ਬਜਾਇ _ਕੈ। _੧੪। 
ਦੰਹਰਾ 

ਪਹੂਚ੍ਯੋ ਮੀਤ ਕੋ _ਪਤਿਯਾ _ਲੀਨੇ _ਸੰਗ। 

ਨਿਰਮਲ ਭਈ _ਨਿਰਖਤ _ਵਾ ਕੇ _ਅੰਗ। _੧੫। 


ਹੰਸ 
ਕੌ ਉਠਿ ਚਲਿਯੋ ਢੋਲ ਮਿਿਦੰਗ ਬਜਾਇ। _੧੬। 


ਚਰਿਤ੍ਰ ਪਾਖਿਆਨ ੬੩੫ 

ਹੰਨ ਨੰ /ਕੈਹਾ-- 
ਹੇ ਰਾਣੀ! ਸੁਣੋ, (ਮੈਂ) ਇਕ _ਕਥਾ _ਦਸਦਾ ਹਾਂ ਅਤੇ ਤੁਹਾਡੇ ਮਨ ਦਾ ਭਰਮ ਦੂਰ 
ਕਰਦਾ ਹਾਂ। ਦੱਖਣ ਦਿਸ਼ਾ ਵਿਚ ਇਕ ਨਲ ਨਾਂ ਦਾ ਰਾਜਾ ਰਹਿੰਦਾ ਹੈ। ਉਸ ਨੂੰ ਜਗਤ 


ਅਤਿ ਸੁੰਦਰ ਕਹਿੰਦਾ ਹੈ।੮। 
ਦੰਹਰਾ” 

ਉਸ ਨੂੰ ਲੋਕੀਂ ਤੇਜ ਵਾਲਾ, ਸੁੰਦਰ ਅਤੇ _ਧਨੀ ਕਹਿੰਦੇ ਹਨ। ਉਸ ਨੂੰ ਬੁਲਾ ਕੇ 
ਵਿਆਹ ਕਰ ਲੈ, ਉਹ _ਵਰ ਤੇਰੇ ਯੋਗ ਹੈ।੯। 
ਚੱਪਾਣ 

ਅਸੀਂ _ਮਾਨਸਰੋਵਰ ਦੇ ਵਾਸੀ ਹਾਂ। ਸਾਨੂੰ ਪਰਮਾਤਮਾ ਨੇ _ਹੌਸ ਦੀ ਜੂਨ 
(ਅਸੀਂ) ਦੇਸ ਦੇਸ ਦੇ ਚਰਿਤ੍ਰ ਵਿਚਾਰਦੇ ਹਾਂ ਅਤੇ ਰਾਓ ਤੇ ਰੰਕ ਦੀ ਸ਼ੋਭਾ 
ਹਾਂ।੧0। 
੭%/ੜਲ 

ਅਸੀਂ _ਧਨ ਵਾਲਾ (ਇਕ) ਧਨੀ _(ਕੁਬੇਰ) ਵੇਖਿਆ ਹੈ ਅਤੇ ਇਕ _ਤਪਸਵੀ ਰੁਦੂ ਨੂੰ 
ਵੀ ਵੇਖਿਆ ਹੈ। ਇਕ ਇੰਦੂ-ਰਾਜ ਵੀ ਵੇਖਿਆ ਹੈ। (ਇਸ ਨੂੰ) ਸੰਸਾਰ ਦਾ ਸੁਆਮੀ ਵਿਚਾਰਿਆ 
ਜਾਂਦਾ ਹੈ। ਚੌਦਾਂ ਲੋਕਾਂ ਵਿਚ ਇਕ ਤੂੰ ਹੀ ਸੁੰਦਰੀ ਵੇਖੀ ਹੈਂ। ਨਲ ਬਹੁਤ ਰੂਪਮਾਨ ਹੈ, ਹੇ 
ਪਿਆਰੀ! ਤੂੰ ਉਸ ਨੂੰ ਵਰ _ਲੈ।੧੧। 
ਦੰਹਰਾ” 

ਦਮਵੰਤੀ ਨੇ ਇਹ ਬੋਲ ਸੁਣ ਕੇ ਹੰਸ ਨੂੰ ਉਡਾ ਦਿੱਤਾ ਅਤੇ ਇਕ ਚਿੱਠੀ ਉਸ ਦੇ ਹੱਥ 
ਵਿਚ ਦਿੱਤੀ ਕਿ ਨਲ ਪ੍ਰਤਿ ਜਾ ਕੇ ਕਹਿਣਾ।੧੨। 


੭%/=ਲ 


ਮੈਂ ਕਲ ਹੀ ਪਿਤਾ ਨੂੰ ਕਹਿ ਕੇ ਸੁਅੰਬਰ ਰਚਵਾਉਂਦੀ ਹਾਂ। (ਉਸ ਵਿਚ) ਵੱਡੇ ਵੱਡੇ 
ਰਾਜਿਆਂ ਨੂੰ ਬੁਲਵਾਉਂਦੀ ਹਾਂ। ਚਿੱਠੀ ਨੂੰ ਪੜ੍ਹ _ਕੇ ਤੁਸੀਂ ਇਥੇ _ਚਲੇ ਆਉਣਾ ਅਤੇ ਮੈਨੂੰ 
ਆਪਣੀ ਪਤਨੀ ਬਣਾ _ਕੇ _ਨਾਲ ਲੈ _ਜਾਣਾ।੧੩। 


ਹੰਸ ਉਥੋਂ ਉਡਿਆ ਅਤੇ ਉਥੇ ਆ ਗਿਆ ਅਤੇ ਦਮਵੰਤੀ ਦਾ ਸੰਦੇਸ਼ ਰਾਜੇ ਨਲ ਨੂੰ 
ਦਿੱਤਾ। ਨਲ ਨੇ (ਉਸ ਦੀ) ਚਿੱਠੀ ਨੂੰ ਹਿਰਦੇ ਨਾਲ ਲਗਾਇਆ ਅਤੇ ਸੈਨਾ ਜੋੜ ਕੇ _ਧੌਂਸਾ 
ਵਜਾਉੱਦਾ ਹੋਇਆ ਚਲ _ਪਿਆ।੧੪। 


ਦੰਹਰਾ 

ਪ੍ਰੀਤਮਾ ਦਾ ਦੂਤ ਚਿੱਠੀ ਲੈ ਕੇ ਪਹੁੰਚਿਆ। ਉਸ ਨੂੰ ਵੇਖ ਕੇ ਉਸ ਦੀਆਂ ਅੱਖਾਂ ਬਹੁਤ 
ਨਿਰਮਲ ਹੋ ਗਈਆਂ।੧੫। ਹੰਸ ਦੇ ਬੋਲ ਸੁਣ ਕੇ ਰਾਜਾ ਮਨ ਵਿਚ ਬਹੁਤ ਪੁਸੰਨ ਹੋਇਆ। 
ਬਿਦੂਭ ਦੇਸ ਨੂੰ ਢੋਲ ਮ੍ਿਦੰਗ ਵਜਾਉਂਦਾ ਹੋਇਆ ਉਠ _ਚਲਿਆ।੧੬। 


ਹੈ ਨ੍ਿਪਤ ਸਕਲ _ਘਰ ਕੌ ਗਏ। 
ਕਲਿਜੁਗਾਦਿ ਜੇ ਹੁਤੇ ਦੁਖਿਤ ਚਿਤ ਮੈ _ਭਏ। 
ਨਲਹਿ _ਭੀਮਜਾ ਬਰੀ ਅਧਿਕ ਸੁਖ ਪਾਇ ਕੈ। 


ਹੋ _ਭਾਤਿ _ਭਾਤਿ ਬਾਦਿਤੁ ਅਨੇਕ ਬਜਾਇ ਕੈ। _੨੧। 

ਪੁਹਕਰਿ ਕੋ ਰੂਪ ਤਹਾ ਕਲਿਜੁਗ _ਗਯੋ। 

ਤਾ ਕੌ ਨਲ ਬ੍ਯਾਹਿ ਸਦਨ ਲ੍ਯਾਵਤ _ਭਯੋ। 
ਜੂਪ ਬਹੁ _ਭਾਤਿਨ ਤਾਹਿ _ਹਰਾਇਯੋ। 

ਹੋ _ਰਾਜ ਪਾਟ ਨਲ ਬਨ ਕੌ ਜੀਤਿ ਪਠਾਇਯੋ। ੨੨। 


ਜੋ ਜਿਹ ਮਾਰਗ ਗੇ ਨਾਥ _ਤਿਸੀ ਮਾਰਗ ਗਈ। _੨੩। 
ਭੀਮ ਸੁਤਾ ਬਿਨ ਨਾਥ ਅਧਿਕ ਦੁਖ _ਪਾਇਯੋ। 
ਕਹ ਲਗਿ ਕਰੌ _ਬਖ੍ਯਾਨ ਨ ਜਾਤ _ਬਤਾਇਯੋ। 
ਨਲ ਰਾਜ ਕੇ ਬਿਰਹਿ ਬਾਲ ਬਿਰਹਿਨਿ _ਭਈ। 

ਹੋ ਸਹਰਿ ਚੈਦੇਰੀ ਮਾਝ ਵਹੈ ਆਵਤ ਭਈ। ੨੪। 


ਚਰਿਤ੍ਰ ਪਾਖਿਆਨ ੬੩੭ 
%7ਤਲ਼ 


ਦੇਵਤੇ ਆ ਪਹੁੰਚੇ ਅਤੇ ਦੈਂਤ ਵੀ ਆ ਗਏ। ਗੰਧਰਬ, _ਯਕਸ਼, ਭੁਜੰਗ ਸਭ _ਚਲ ਕੇ 
ਉਥੇ _ਗਏ। ਇੰਦਰ, ਚੰਦੂਮਾ ਅਤੇ ਸੂਰਜ ਉਥੇ ਆ ਪਹੁੰਚੇ। ਕੁਬੇਰ (ਧਨਧਿਈਸ”) ਅਤੇ 
ਵਰੁਣ (“ਜਲਿ ਰਾਵ”) ਵਾਜੇ ਵਜਾ ਕੇ ਆ ਪਹੁੰਚੇ।੧੭। 


ਸਾਰੇ ਨਲ ਦਾ ਹੀ ਰੂਪ ਧਾਰ ਕੇ ਉਥੇ ਚਲ ਕੇ ਆ ਗਏ। ਇੰਦਰ ਨੇ ਨਲ ਨੂੰ ਦੂਤ 
ਬਣਾ ਕੇ ਉਥੇ ਭੇਜ ਦਿੱਤਾ। (ਇੰਦਰ ਦੇ) ਬੋਲ ਸੁਣ ਕੇ ਸੂਸ਼ਠ ਰਾਜਾ ਉਥੇ ਧਾ ਕੇ ਗਿਆ। 
(ਉਸ ਨੂੰ ) ਕਿਸੇ ਨੇ ਨ ਰੋਕਿਆ, ਉਥੇ ਜਾ ਪਹੁੰਚਿਆ।੧੮। 

(ਉਸ ਦੀ) ਛਬੀ ਨੂੰ ਵੇਖ ਕੇ ਦਮਵੰਤੀ ਬਹੁਤ ਪ੍ਰਸੰਨ ਹੋਈ। ਹੰਸ ਨੇ ਜੋ ਕੁਝ ਕਿਹਾ 
ਸੀ, ਉਹ ਸਭ ਸਚ ਹੀ ਸਿੱਧ ਹੋਇਆ। ਜਿਸ ਦਿਨ ਉਸ ਨੂੰ ਮੈਂ ਪਤੀ ਰੂਪ ਵਿਚ ਪ੍ਰਾਪਤ ਕਰ 
ਲਵਾਂਗੀ, ਉਸ ਦਿਨ ਦੀ ਉਸ ਘੜੀ ਤੋਂ ਮੈਂ ਸਖੀ ਸਹਿਤ _ਵਾਰਨੇ _ਜਾਵਾਂਗੀ।੧੯। 


ਦਮਵੰਤੀ ਨੇ ਮਨ ਵਿਚ _ਇਹ ਸੋਚ _ਕੀਤੀ ਅਤੇ ਸਾਰਿਆਂ ਦੇ ਬੈਠਿਆਂ ਇਸ ਤਰ੍ਹਾਂ 
ਕਿਹਾਹਹੇ ਸਾਰੇ ਲੋਕੋ! ਸੁਣ ਲਵੋ! _ਭੀਮਸੈਨ ਦੀ ਪੁੱਤਰੀ ਇਹ ਪੁਣ ਕਰਦੀ ਹੈ ਕਿ ਤੁਹਾਡੇ 
ਵਿਚੋਂ ਜੋ ਨਲ ਰਾਜਾ ਹੈ, ਉਸ ਨੂੰ ਮੈਂ ਪਤੀ ਵਜੋਂ _ਵਰਾਂਗੀ।੨0। 


ਸਭ ਰਾਜਿਆਂ ਦੇ ਮੂੰਹ ਫਕ ਹੋ ਗਏ ਅਤੇ ਉਹ ਘਰਾਂ ਨੂੰ ਚਲੇ ਗਏ। _ਕਲਿਯੁਗ ਆਦਿ 
ਜੋ ਸਨ, (ਉਹ) ਮਨ ਵਿਚ ਬਹੁਤ ਦੁਖੀ ਹੋਏ। ਨਲ ਨੇ ਭੀਮਸੈਨ ਦੀ ਪੁੱਤਰੀ ਨਾਲ ਬਹੁਤ ਸੁਖ 
ਮਨਾ ਕੇ ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜਾ ਕੇ (ਵਿਧੀ ਪੂਰਵਕ) ਵਿਆਹ ਕਰ _ਲਿਆ।੨੧। 


ਕਲਿਯੁਗ (ਨਲ ਦੇ ਭਰਾ) ਪੁਹਕਰਿ (ਪੁਸ਼ਕਰ) ਦਾ ਰੂਪ ਧਾਰ ਕੇ ਉਥੇ ਗਿਆ ਜਦੋਂ ਨਾਲ 
ਦਮਵੰਤੀ ਨੂੰ ਵਿਆਹ ਕੇ ਘਰ ਲਿਆਇਆ। ਕਈ ਪ੍ਰਕਾਰ ਨਾਲ ਜੂਆ ('ਜੂਪ”) ਖੇਡ ਕੇ ਨਲ ਨੂੰ 
ਹਰਾ ਦਿੱਤਾ ਅਤੇ ਸਾਰਾ ਰਾਜ ਅਤੇ ਠਾਠ-ਬਾਠ ਜਿਤ ਕੇ ਨਲ ਨੂੰ ਬਨ ਵਿਚ ਭੇਜ ਦਿੱਤਾ।੨੨। 


ਜਦ ਨਲ _ਰਾਜ-ਸਾਜ ਇਸ ਤਰ੍ਹਾਂ ਹਾਰ ਗਿਆ, ਤਾਂ ਬਨ ਵਿਚ ਬਹੁਤ ਦੁਖ ਪ੍ਰਾਪਤ 
ਕਰ ਕੇ _ਅਯੁਧਿਆ ਆ ਗਿਆ। ਪਤੀ ਦੇ ਵਿਛੜਨ ਕਰ ਕੇ _ਦਮਵੰਤੀ ਵਿਯੋਗਨ ਹੋਂ _ਗਈ 
ਅਤੇ ਜਿਸ ਰਾਹ ਉਤੇ ਪਤੀ ਗਿਆ, ਉਸੇ ਰਸਤੇ ਉਤੇ ਪੈ ਗਈ।੨੩। 


ਦਮਵੰਤੀ ਨੇ ਵੀ _ਪਤੀ ਤੋਂ ਬਿਨਾ ਬਹੁਤ ਅਧਿਕ ਦੁਖ ਪਾਇਆ। (ਉਸ ਦੁਖ ਦਾ) 
ਕਿਥੋਂ ਤਕ ਵਰਣਨ ਕਰਾਂ, ਵਰਣਨ ਨਹੀਂ _ਕੀਤਾ ਜਾ _ਸਕਦਾ। ਨਲ ਰਾਜੇ ਦੇ ਬਿਰਹੋਂ ਵਿਚ 
ਵਿਯੋਗਣ ਹੋਈ ਉਹ ਇਸਤਰੀ _ਚੰਦੇਰੀ ਨਗਰ _ਵਿਚ ਆ ਗਈ।੨੪। 


ਸੀ _ਦਸਮ-ਗ੍ਰੰਥ ਸਾਹਿਬ 


ਨ ਤੂ .ਉਨੀਨ- ਜਿਹੀ ਰਜਿ 


ਦੰਹਰਾ 
ਮੈ ਜੁ ਕਥਾ ਸੈਛੇਪਤੇ ਯਾ ਕੀ ਕਹੀ ਬਨਾਇ। 
ਯਾ ਤੇ ਕਿਯ ਬਿਸਥਾਰ ਨਹਿ ਮਤਿ ਪੁਸਤਕ _ਬਢ _ਜਾਇ। _੩0। 
ਦਮਵੰਤੀ ਇਹ _ਚਰਿਤ ਸੋ ਪੁਨਿ _ਬਰਿਯੋ _ਬਨਾਇ। 
ਸਭ ਤੇ ਜਗ ਜੂਆ ਬੁਰੋ ਕੋਊ ਨ ਖੇਲਹੁ ਰਾਇ। ੩੧। ੧। 
/ਏਤ ਗੰ ਗਾਰੇੜ੍ਹ ਪਲ੍ਯਾਨੇ /ਤੇਯਾ ਲਾਠੇੜ੍ਹਂ ਅੰਤਾਂ ਭੂਖ ਸੰਝਾਦੇ /ਟਕਾ ਸੌ ਸਤਵੰਜਵਾਂ ਕਥਾ ਸਨਆਘਤਮ 
ਗਤ ਨਭਨ ਨ੍ਤ/ _5੫੭/ ੩੧੨੯੭ #ਫਲੀ/ 


ਚੱਪਲਾਂ 
ਚੌੜ _ਭਰਥ _ਸੈਨ੍ਯਾਸੀ _ਰਹੈ। _ਰੌਡੀਗਿਰ _ਦੁਤਿਯੈ ਜਗ _ਕਹੈ। 
ਬਾਲਕ _ਰਾਮ ਏਕ _ਬੈਰਾਗੀ। ਤਿਨ ਸੌ ਰਹੈ ਸਪਰਧਾ _ਲਾਗੀ। _੧। 


ਏਕ ਦਿਵਸ ਤਿਨ ਪਰੀ _ਲਰਾਈ। __ ਕੁਤਕਨ ਸੇਤੀ ਮਾਰਿ ਮਚਾਈ। 
ਕੰਠੀ ਕਹੂੰ _ਜਟਨ ਕੇ _ਜੂਟੇ। ਖਪਰ ਸੌ ਖਪਰ ਬਹੁ _ਫੂਟੇ। ੨। 


ਗਿਰਿ ਗਿਰਿ ਕਹੂੰ ਟੋਪਿਯੈ ਪਰੀ। ਢੇਰ ਜਟਨ ਹ੍ਹੈ ਗਏ ਉਪਰੀ। 
ਲਾਤ ਮੁਸਟ ਕੇ ਕਰੈ ਪ੍ਰਹਾਰਾ। ਜਨ ਕਰਿ ਚੋਟ ਪਰੈ ਘਰਿਯਾਰਾ। ੩। 


ਚਰਿਤ੍ਰ ਪਾਖਿਆਨ ੬੩੮੯ 


ਭੀਮਸੈਨ ਨੇ ਉਸ (ਨੂੰ ਲਭਣ) ਲਈ ਬਹੁਤ ਬੈਦੇ ਭੇਜੇ। (ਉਹ) _ਦਮਵੰਤੀ ਨੂੰ ਲਭ ਕੇ 
ਫਿਰ ਘਰ ਲੈ ਗਏ। ਜੋ (ਦਮਵੰਤੀ ਨੂੰ) ਲਭ ਲਿਆਏ ਸਨ ਉਨ੍ਹਾਂ ਬ੍ਰਾਹਮਣਾਂ ਨੂੰ ਫਿਰ (ਨਲ 
ਨੂੰ _ਲਭਣ ਲਈ) _ਭੇਜਿਆ ਅਤੇ _ਉਹ _ਖੋਜਦੇ _ਖੋਜਦੇ ਆਯੁਧਿਆ ਆ ਪਹੁੰਚੇ।੨੫। 


ਬਹੁਤ ਸਾਰੇ_ ਲੋਕਾਂ ਨੂੰ ਵੇਖ ਵੇਖ ਕੇ ਫਿਰ ਉਸ (ਨਲ) ਨੂੰ ਤਕਿਆ ਅਤੇ ਦਮਵੰਤੀ ਦਾ 
ਨਾਂ ਮੂੰਹੋਂ 'ਉਚਾਰਿਆ। ਉਸ ਨੇ ਅੱਖਾਂ ਵਿਚ ਜਲ ਭਰ ਕੇ ਉਸ (ਦਮਵੰਤੀ) ਦੀ ਸੁਖ ਸਾਂਦ 
ਪੁਛੀ। _ਤਦ ਬ੍ਰਾਹਮਣ ਪਛਾਣ ਗਏ ਕਿ ਇਹੀ ਨਲ ਰਾਜਾ _ਹੈ।੨੬। 


ਜਦ ਉਨ੍ਹਾਂ ਨੇ ਜਾ ਕੇ ਸੂਚਨਾ ਦਿੱਤੀ ਕਿ ਨਲ ਰਾਜਾ ਮਿਲ ਗਿਆ ਹੈ, ਤਦ ਦਮਵੰਤੀ 
ਨੇ ਦੋਬਾਰਾ ਸੁਅੰਬਰ ਦੀ ਵਿਵਸਥਾ _ਕੀਤੀ। ਰਾਜਾ _(ਭੀਮਸੈਨ) ਦੇ ਬੋਲ ਸੁਣ ਕੇ ਸਾਰੇ (ਰਾਜੇ) 
ਚਲ ਕੇ ਉਥੇ ਗਏ। ਨਲ ਰਾਜਾ ਵੀ ਰਥ ਉਤੇ ਚੜ੍ਹ ਕੇ ਉਥੇ ਆ ਗਿਆ।੨੭। 


ਨਲ ਰਾਜੇ ਨੂੰ ਰਥ ਉਤੇ ਚੜ੍ਹੇ ਹੋਇਆਂ (ਵੇਖ ਕੇ) ਸਭ ਲੋਕ ਪਛਾਣ ਗਏ। _ਦਮਵੰਤੀ 
ਕੇ 


ਚੱਪਣਾ 

ਦਮਵੰਤੀ ਨੂੰ ਲੈ ਕੇ ਰਾਜਾ ਨਲ ਘਰ ਆਇਆ ਅਤੇ ਫਿਰ ਜੂਆ ਖੇਡ ਕੇ ਵੈਰੀਆਂ ਨੂੰ 
ਹਰਾਇਆ। (ਉਸ ਨੇ) ਦੋਬਾਰਾ ਆਪਣਾ ਰਾਜ ਜਿਤ _ਲਿਆ। ਦੋਹਾਂ ਨੇ ਭਾਂਤ ਭਾਂਤ ਦਾ ਸੁਖ 
ਪ੍ਰਾਪਤ _ਕੀਤਾ।੨੯। 
ਦੰਹਰਾ 

ਮੈਂ ਉਸ ਦੀ ਇਹ ਕਥਾ ਸੰਖੇਪ ਨਾਲ ਬਣਾ ਕੇ ਕਹੀ ਹੈ। ਇਸ ਲਈ ਵਿਸਤਾਰ ਨਹੀਂ 
ਕੀਤਾ ਮਤਾਂ ਪੁਸਤਕ ਵਧ _ਜਾਏ।੩0। ਦਮਵੰਤੀ ਨੇ ਇਹ ਚਰਿਤੁ ਕਰ ਕੇ ਫਿਰ (ਰਾਜਾ ਨਲ 
ਨਾਲ) ਵਿਆਹ _ਕਰ _ਲਿਆ। ਜਗਤ ਵਿਚ ਸਭ ਤੋਂ ਮਾੜਾ ਜੂਆ ਹੈ, ਕੋਈ ਵੀ ਰਾਜਾ ਇਸ 
ਨੂੰ ਨ ਖੇਡੇ।੩੧। 

/ਏਥੇਂ ਗੰ ਗੰਰੇਤੁੰਪ/ਮਆਨ ਦੇ ਤੂਆ ਗੰਰੇਤੂ ਦੇ ਮੰਡ ਡੁਪ ਸੰਵਾਦ ਦੇ 5%੭ਵੇ' ਗਾਰੇੜ੍ਹ ਦੀ ਸਆਘਤਨੀ 

ਭ ਲਭ ਹੰ/ _5&੭/ =੧੨੯/ ਜ਼ਲਦਾ/ 

ਜੱਪਣਾ 

ਚੌੜ ਭਰਤ ਨਾਂ ਦਾ ਇਕ _ਸੈਨਿਆਸੀ ਰਹਿੰਦਾ ਸੀ। ਦੂਜੇ ਨੂੰ ਲੋਕੀਂ ਰੰਡੀਗਿਰ ਕਹਿੰਦੇ 
ਸਨ। ਇਕ ਬਾਲਕ ਰਾਮ ਨਾਂ ਦਾ ਬੈਰਾਗੀ ਸੀ। ਉਨ੍ਹਾਂ _ਪੂਤਿ ਉਸ ਦੀ ਖ਼ਾਰਬਾਜ਼ੀ _ਸੀ।੧। 
ਇਕ ਦਿਨ ਉਨ੍ਹਾਂ ਵਿਚ ਲੜਾਈ ਹੋ ਗਈ ਅਤੇ _ਡੰਡਿਆਂ ਨਾਲ ਖ਼ੂਬ ਮਾਰ ਮਚੀ। ਕਿਤੇ 
ਅਤੇ ਕਿਤੇ ਜਟਾਵਾਂ ਦੇ ਜੂੜੇ (ਖੁਲ੍ਹ ਗਏ) ਅਤੇ _ਖਪਰਾਂ ਉਤੇ ਖਪਰ (ਵਜ ਕੇ) ਬਹੁਤ 
ਟੁੱਟੇ।੨। 
ਕਿਤੇ ਟੋਪੀਆਂ ਡਿਗ ਡਿਗ ਕੇ ਪਈਆਂ ਅਤੇ ਕਿਤੇ ਜਟਾਵਾਂ ਦੇ ਉੱਚੇ ਢੇਰ ਲਗ _ਗਏ। 
(ਉਹ ਇਕ ਦੂਜੇ ਉਤੇ) ਲੱਤਾਂ ਅਤੇ _ਮੁਕਿਆਂ ਦਾ ਪ੍ਰਹਾਰ ਕਰਦੇ ਸਨ, ਮਾਨੋ ਘੜੀਆਲ ਉਤੇ 
ਸਟਾਂ ਪੈਂਦੀਆਂ _ਹੋਣ।੩। 


ਫੋਠੀਆਂ 
ਅਧਿਕ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਾਰਾ 
ਸਭ _ਕਾਂਧੈ _ਕੁਤਕਾ _ਬਜੈ _ਪਨਹੀ ਬਹੈ _ਅਨੇਕ। 
ਸਭ ਹੀ ਕੇ ਫੂਟੇ ਬਦਨ ਸਾਬਤ ਰਹਿਯੋ ਨ _ਏਕ। ੪। 


ਚੱਪਾਣ? 
ਕੰਠਨ ਕੀ _ਕੰਠੀ ਬਹੁ _ਟੂਟੀ। ਮਾਰੀ ਜਟਾ _ਲਾਠਿਯਨ ਛੂਟੀ। 
ਕਿਸੀ ਨਖਨ ਕੇ ਘਾਇ ਬਿਰਾਜੈ। ਜਨੁ _ਕਰਿ ਚੜੇ ਚੰਦੂਮਾ ਰਾਜੈ। ੫। 


ਕੇਸ ਅਕੇਸ ਹੋਤ ਕਹੀ ਭਏ। ਕਿਤੇ ਹਨੇ ਨਸਿ ਕਿਨ ਮਰ _ਗਏ। 
ਕਾਟਿ ਕਾਟਿ ਦਾਂਤਨ ਕੋਊ ਖਾਹੀ। ਐਸੋ ਕਹੂੰ ਜੁਧ ਭਯੋ _ਨਾਹੀ। ੬। 


ਐਸੀ ਮਾਰਿ _ਜੂਤਿਯਨ _ਪਰੀ। _ਜਟਾ ਨ _ਕਿਸਹੂੰ _ਸੀਸ _ਉਬਰੀ। 
ਕਿਸੂ ਕੰਠ _ਕੌਠੀ ਨਹਿ ਰਹੀ। ਬਾਲਕ ਰਾਮ ਪਨ੍ਹੀ ਤਬ _ਗਹੀ। _੭। 


ਏਕ ਸੰਨ੍ਯਾਸੀ ਕੇ ਸਿਰ ਝਾਰੀ। ਦੂਜੇ ਕੇ ਮੁਖ ਉਪਰ ਮਾਰੀ। 
ਸ੍ਰੋਤ _ਬਹਿਯੋ ਬਦਨ _ਜਬ _ਫੂਟਿਯੋ। _ਸਾਵਨ ਜਾਨ _ਪਨਾਰੋ _ਛੂਟਿਯੋ। _੮। 


ਤਬ ਸਭ ਹੀ ਸੈਨ੍ਯਾਸੀ ਧਾਏ। ਗਹਿ ਗਹਿ ਹਾਥ _ਜੂਤਿਯੈ ਆਏ। 
ਚੌੜ ਭਰਥ ਰੰਡੀਗਿਰ ਦੌਰੇ। ਲੈ ਲੈ ਢੋਵ ਚੇਲਕਾ ਔਰੇ। ੯। 


ਬਾਲਕ ਰਾਮ ਘੇਰਿ ਕੈ ਲਿਯੋ। _ਜੂਤਨ ਸਾਥ _ਦਿਵਾਨੋ ਕਿਯੋ। 
ਘੂਮਿ ਭੂਮਿ ਕੇ ਉਪਰ _ਛਰਿਯੋ। ਜਨੁ _ਕਰਿ _ਬੀਜੁ ਮੁਨਾਰਾ ਪਰਿਯੋ। _੧0। 
ਦੰਹਾਰਾ 
ਸਭ _ਮੁੰਡਿਯਾ ਕੁਧਿਤ ਭਏ _ਭਾਜਤ ਭਯੋ ਨ _ਏਕ। 
ਚੌੜ _ਭਰਥ ਗਿਰ ਰਾਂਡ ਧੈ ਕੁਤਕਾ ਹਨੇ _ਅਨੇਕ। _੧੧। 
ਸੰਨ੍ਯਾਸੀ _ਕੋਪਿਤ ਭਏ ਲਗੇ _ਮੁਤਹਰੀ _ਘਾਇ। 
ਲਾਤ _ਮੁਸਟ ਜੂਤਿਨ ਭਏ ਮੁੰਡਿਯਾ ਦਏ _ਗਿਰਾਇ। _੧੨। 


ਫਰੂਆ ਲਾਠੀ ਸਭੇ _ਲਏ ਉਦਿਤ _ਭਏ। 
ਕਾਟਿ _ਕਾਟਿ ਕੈ ਅੰਗ ਸੈਨ੍ਯਾਸਿਨ _ਖਾਵਹੀ। 
ਹੋ ਦਸ ਨਾਮਨ ਕੋ ਲੈ ਲੈ ਨਾਮ ਗਿਰਾਵਹੀ। ੧੩। 


ਚਰਿਤ੍ਰ ਪਾਖਿਆਨ ੬੪੧ 

ਦੰਹਰਾ 
ਸੋਟੇ ਵਜਣ ਤੇ _ਸਭ ਕੰਬ _ਰਹੇ ਸਨ ਅਤੇ ਅਨੇਕ _ਜੁਤੀਆਂ _ਵਗਾਈਆਂ ਜਾ __ਰਹੀਆਂ 
ਸਨ। _ਸਭ ਦੇ ਮੁਖ (“ਬਦਨ”) ਫੁਟ ਗਏ ਸਨ, ਕੋਈ ਇਕ ਵੀ ਸਾਬਤ ਨਹੀਂ ਰਿਹਾ ਸੀ।੪। 


ਚੱਪਾਣ 

ਗਲਿਆਂ ਦੀਆਂ ਬਹੁਤ _ਕੰਠੀਆਂ ਟੁਟ ਗਈਆਂ। _ਲਾਠੀਆਂ ਦੇ ਮਾਰਨ ਨਾਲ _ਜਟਾਵਾਂ 
ਖੁਲ੍ਹ ਗਈਆਂ। ਕਿਸੇ (ਦੇ ਮੁਖ ਉਤੇ) ਨਹੁੰ ਦਾ ਜ਼ਖ਼ਮ ਲਗਿਆ ਹੋਇਆ ਸੀ, ਮਾਨੋ ਚੰਦੂਮਾ 
ਚੜ੍ਹਿਆ ਹੋਇਆ ਹੋਵੇ।੫। 

ਕਈ ਕੇਸਾਂ _(ਜਟਾਵਾਂ) ਵਾਲੇ ਬਿਨਾ ਕੇਸਾਂ ਦੇ ਹੋ _ਗਏ। ਕਿਤਨੇ ਮਾਰੇ ਗਏ, ਕਿਤਨੇ ਨਸ 
ਗਏ (ਅਤੇ ਕਿਤਨੇ) ਮਰ _ਗਏ। ਕਈ ਦੰਦਾਂ ਨਾਲ ਇਕ ਦੂਜੇ ਨੂੰ ਕਟ ਕੇ ਖਾਂਦੇ। ਇਸ ਤਰ੍ਹਾਂ 
ਦਾ ਯੁੱਧ ਅਗੇ ਕਦੇ ਨਹੀਂ _ਹੋਇਆ।੬। 

ਜੋਤੀਆਂ ਦੀ ਅਜਿਹੀ ਮਾਰ ਪਈ ਕਿ ਕਿਸੇ ਦੇ ਸਿਰ ਉਤੇ ਜਟਾ ਨ ਰਹੀ। ਕਿਸੇ ਦੇ 
ਗਲੇ ਵਿਚ _ਕੰਠੀ ਨ ਰਹੀ। ਤਦ ਬਾਲਕ _ਰਾਮ ਨੇ ਹੱਥ ਵਿਚ ਜੁਤੀ ਪਕੜ _ਲਈ।੭। 

(ਉਸ ਨੇ) ਇਕ _ਸੈਨਿਆਸੀ ਦੇ ਸਿਰ ਵਿਚ ਜੁਤੀ ਮਾਰੀ ਅਤੇ ਦੂਜੇ _(ਸੈਨਿਆਸੀ) ਦੇ 
ਮੂੰਹ _ਉਤੇ _ਮਾਰੀ। _ਜਦ ਮੂੰਹ ਫੁਟਿਆ ਤਾਂ ਲਹੂ _ਵਗਿਆ, ਮਾਨੋ ਸਾਵਣ (ਮਹੀਨੇ) ਵਿਚ 
ਪਰਨਾਲਾ _ਵਗਿਆ ਹੋਵੇ।੮। 

ਤਦ ਸਾਰੇ ਸੈਨਿਆਸੀ ਧਾ ਕੇ ਧੈ ਗਏ ਅਤੇ ਹੱਥਾਂ ਵਿਚ ਜੁਤੀਆਂ ਫੜ ਫੜ ਕੇ ਆ 
ਗਏ। ਚੌੜ _ਭਰਥ ਅਤੇ ਰੈਡੀਗਿਰ ਵੀ _ਦੌੜੇ ਅਤੇ ਬਹੁਤ ਸਾਰੇ ਚੇਲੇ ਇਕਠੇ ਕਰ ਲਿਆਏ।੯। 


(ਉਨ੍ਹਾਂ ਨੇ) ਬਾਲਕ ਰਾਮ ਨੂੰ ਘੇਰ ਲਿਆ ਅਤੇ _ਜੁਤੀਆਂ ਮਾਰ ਮਾਰ ਕੇ ਹੋਸ਼ ਭੁਲਾ 


ਦਿੱਤੀ। (ਉਹ) _ਭਵਾਟਣੀਆਂ ਖਾ ਖਾ ਕੇ _ਧਰਤੀ ਉਤੇ _ਡਿਗਿਆ। ਮਾਨੋ ਬਿਜਲੀ ਦੇ _ਪਿਆਂ 
ਮੁਨਾਰਾ ਡਿਗਿਆ ਹੋਵੇ।੧0। 


ਦੰਹਰਾ 


ਲੰਬਾ ਪਾ ਦਿੱਤਾ।੧੨। 


੭/#=ਲ 


ਸੋਟੇ ਪਕੜ ਕੇ ਫਿਰ ਬੈਰਾਗੀ ਰੋਹ ਵਿਚ ਆ ਗਏ ਅਤੇ ਸਾਰੇ ਫਾਹੁੜੇ ਤੇ ਡਾਂਗਾਂ ਲੈ ਕੇ 
ਉਠ _ਖੜੋਤੇ। ਉਹ _ਸੈਨਿਆਸੀਆਂ ਦੇ ਅੰਗ _ਵਢ _ਵਢ ਕੇ ਖਾਣ ਲਗੇ _ਅਤੇ ਦਸ ਨਾਮੀ 
(ਸੰਪੂਦਾਵਾਂ) ਦੇ ਨਾਂ ਲੈ ਲੈ ਕੇ ਡਿਗਾਉਣ _ਲਗੇ।੧੩। 


ਸੀ _ਦਸਮ-ਗ੍ਰੰਥ ਸਾਹਿਬ 


ਤਬ _ਸੈਨ੍ਯਾਸੀ ਧਾਇ _ਧਾਇ ਤਿਨ ਕਾਟਹੀ। 

ਤੋਰਿ ਤੋਰਿ ਕੈਠਿਨ ਤੇ ਕੰਠੀ ਸਾਟਹੀ। 

ਐਚ ਐਚ _ਟਾਂਗਨ ਤੇ ਗਹ _ਗਹ _ਡਾਰਹੀ। 

ਦੋ ਦੁਹੂੰ ਹਾਥ _ਭੇ ਥੈਚਿ ਮੁਤਹਰੀ ਮਾਰਹੀ। _੧੪। 
ਮੁੰਡਿਯਾ ਤਾਂਬ੍ੂ _ਕਲਾ ਪੈ ਆਏ। _ਹਮ ਸਭ ਸੈਨ੍ਯਾਸੀਨ ਦੁਖਾਏ। 
ਜਬ ਰਾਨੀ _ਐਸੇ ਸੁਨ _ਲਈ। _ਦਤਾਤ੍ਰੈਨ _ਬੁਲਾਵਤ _ਭਈ। _੧੫। 


ਸੰਨ੍ਯਾਸੀ _ਦਤਾਤ੍ਰੈ ਮਾਨੈ। ਰਾਮਾਨੰਦ _ਬੈਰਾਗ ਪ੍ਰਮਾਨੈ। 
ਤੇ ਤੁਮ ਕਹੈ ਵਹੈ ਚਿਤ ਧਰਿਯਹੁ। ਮੇਰੀ ਕਹੀ ਚਿਤ ਮੈ ਕਰਿਯਹੁ। ੧੬। 


ਏਕ ਦਿਵਸ _ਹਮੇ ਗ੍ਰਿਹ ਸੋਵਹੁ। _ਸਗਰੀ _ਨਿਸਾ _ਜਾਗਤਹਿ _ਖੋਵਹੁ। 
ਜੋ ਤੁਮ ਕਹੈ ਲਰੌ ਤੌ ਲਰਿਯਹੁ। _ਨਾਤਰ _ਬੈਰ ਭਾਵ ਨਹਿ _ਕਰਿਯਹੁ। ੧੭। 


ਜੁਦਾ ਜੁਦਾ ਘਰ ਦੋਊ ਸੁਵਾਏ। ਅਰਧ ਰਾਤ੍ਰਿ _ਭੇ ਬੈਨ ਸੁਨਾਏ। 
ਦਤ ਰਾਮਾਨੰਦ ਕਹੈ ਸੁ _ਕਰਿਯਹੁ। _ਬਹੁਰੋਂ ਕੋਪ _ਠਾਨਿ ਨਹਿ _ਲਰਿਯਹੁ। _੧੮। 
ਦੰਹਰਾ” 
ਛਲਿ ਫੈਲੀ ਇਹ ਬਿਧਿ ਗਈ ਐਸੋ _ਚਰਿਤ ਸਵਾਰਿ। 
ਸਿਮਰਿ ਗੁਰਨ ਕੇ ਬਚਨ ਦ੍ਰੈ ਬਹੁਰਿ ਨ ਕੀਨੀ ਰਾਰਿ। ੧੯। ੧। 


/ਣਤਾ ਹਨੰ_ਲਾਰੇੜ੍ਹ ਪੂਖਲਾਨੇ /ਤਰਲਾ ਲਾਹੇ ਅੰ ਝੂਪ ਨੰਲਾਦੇ /ਏਕਾ ਐਂ ਅਠਾਵਨਂ ਲਾਰੇ ਗਆਮਤਨ' 
ਗਤ ਨਭ# ਸ੍ਤ/ 9੫੮/ =੨੧੪੮/ %ਫਲ,./ 


ਚੱਪਲਾਂ 
ਰਾਜ ਸਿੰਘ ਰਾਜਾ ਇਕ _ਰਹਈ। ਬੀਰ __ ਕਲਾ ਰਾਨੀ ਜਗ _ਕਹਈ। 
ਤਾ ਸੌ ਨੇਹ ਨ੍ਰਿਪਤਿ ਕੋ ਭਾਰੋ। ਜਾਨਤ ਭੇਦ ਦੇਸ ਇਹ ਸਾਰੋ। _੧। 


੭%7ਤਲ 
ਔਰ _ਰਾਨਿਯਨ ਕਬਹੂੰ _ਨ ਨ੍ਰਿਪਤਿ _ਬੁਲਾਵਈ। 
ਭੂਲਿ ਨ ਕਬਹੂੰ _ਤਿਨ ਕੌ ਸਦਨ _ਸੁਹਾਵਈ। 
ਇਹ ਚਿੰਤਾ ਚਿਤ ਮਾਝ _ਚੰਚਲਾ ਸਭ _ਧਰੈ। 
ਹੋ ਜੰਤਰ ਮੰਤੁ ਅਰੁ ਤੰਤੁ ਰਾਵ ਸੌ ਸਭ ਕਰੈ। ੨। 


ਰੱਖਣਾ 


ਜੰਤੁ ਮੰਤ੍ਰ ਸਭ ਹੀ ਕਰਿ ਹਾਰੇ। ਕੈਸੇਹੂੰ ਪਰੇ ਹਾਥ ਨਹਿ ਪ੍ਯਾਰੇ। 
ਏਕ ਸਖੀ ਇਹ ਭਾਤ ਉਚਾਰੋਂ। ਸੁਨੁ ਰਾਨੀ ਤੈ ਬਚਨ ਹਮਾਰੋ। ੩। 


ਚਰਿਤ੍ਰ ਪਾਖਿਆਨ ੬੪੩ 


ਤਦ ਸੈਨਿਆਸੀ ਵੀ ਭਜ _ਭਜ ਉਨ੍ਹਾਂ ਨੂੰ (ਦੰਦਾਂ ਨਾਲ) _ਕਟਦੇ _ਸਨ। _ਗਲਿਆਂ ਵਿਚੋਂ 


ਕੈਠੀਆਂ ਤੋੜ ਤੋੜ ਕੇ _ਸੁਟਦੇ ਸਨ। ਟੰਗਾਂ ਤੋਂ ਖਿਚ ਖਿਚ ਕੇ ਉਨ੍ਹਾਂ ਨੂੰ ਡਿਗਾਉਂਦੇ ਸਨ ਅਤੇ 
ਦੋਹਾਂ ਹੱਥਾਂ ਨਾਲ _ਖਿਚ _ਕੇ _ਮੁਗਦਰ ਮਾਰਦੇ _ਸਨ।੧੪। 


ਤਦ ਬੈਰਾਗੀ (ਰਾਣੀ) ਤਾਂਬ੍ਹ _ਕਲਾ ਕੋਲ ਆਏ (ਅਤੇ ਕਹਿਣ ਲਗੇ ਕਿ) ਸਾਨੂੰ 
ਸੈਨਿਆਸੀਆਂ ਨੇ ਬਹੁਤ ਦੁਖੀ ਕੀਤਾ ਹੈ। ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ ਤਾਂ ਦੱਤਾਤ੍ਹੇ ਨੂੰ 
ਬੁਲਾਇਆ।੧੫। 

ਸੈਨਿਆਸੀ ਦੱਤਾਤ੍ਹੇ ਨੂੰ ਮੰਨਦੇ ਸਨ ਅਤੇ ਬੈਰਾਗੀ ਰਾਮਨੰਦ ਨੂੰ ਪੂਜਦੇ ਸਨ। (ਰਾਣੀ ਨੇ 
ਉਨ੍ਹਾਂ ਨੂੰ ਕਿਹਾ--) ਜੋ ਇਹ ਤੁਹਾਨੂੰ ਕਹਿਣ ਉਹੀ ਚਿਤ ਵਿਚ ਧਰੋਂ ਅਤੇ ਮੇਰੀ ਕਹੀ ਹੋਈ 

ਚਿਤ ਵਿਚ _ਧਾਰਨ _ਕਰੋ।੧੬। 

ਇਕ ਦਿਨ ਤੁਸੀਂ (ਦੋਵੇਂ) ਮੇਰੇ ਘਰ ਸੌਂ ਜਾਓ ਅਤੇ ਸਾਰੀ ਰਾਤ ਜਾਗ ਕੇ ਲੰਘਾਓ। ਜੇ 
(ਉਹ ਧਾਰਮਿਕ ਆਗੂ) ਤੁਹਾਨੂੰ ਕਹਿਣ ਕਿ ਲੜੋ, ਤਾਂ ਲੜੋ, ਨਹੀਂ ਤਾਂ ਵੈਰ ਭਾਵ ਨ 
ਕਰੋਂ ।੧੭। 

ਦੋਹਾਂ ਨੂੰ ਵਖਰੀ ਵਖਰੀ ਥਾਂ ਤੇ ਸਵਾਇਆ ਅਤੇ ਔਧੀ ਰਾਤ ਨੂੰ ਗੱਲ _ਕੀਤੀ। ਦੱਤਾੜ੍ੇ 
ਅਤੇ ਰਾਮਾਨੰਦ ਜੋ __ਕਹਿਣ ਉਹੀ _ਕਰਨਾ ਅਤੇ ਫਿਰ ਗੁੱਸੇ ਕਰ ਕੇ ਨਹੀਂ _ਲੜਨਾ।੧੮। 
ਦੰਹਰਾ” 

ਅਜਿਹਾ ਚਰਿਤ੍ਰ _ਕਰ ਕੇ ਇਸ ਤਰ੍ਹਾਂ ਇਸਤਰੀ (ਉਨ੍ਹਾਂ ਨੂੰ) ਛਲ _ਗਈ। ਦੋਹਾਂ ਨੇ 
ਆਪਣੇ ਗੁਰੂਆਂ ਦੇ ਬਚਨ _ਯਾਦ _ਕਰ ਕੇ ਫਿਰ ਲੜਾਈ ਨਹੀਂ __ਕੀਤੀ।੧੯। 


/ਏਥੋ ਨੰ ਲਾਰੇਤੁੱਪ/ਮਆਨ ਦੇ ਤੁੰਆ ਲਾੰਰਤੂ ਦੇ ਆਹਾ ਭੂਪ ਸੰਵਾਏ ਦੇ 5੫੮ਵੈ' ਲਾਠਤ੍ਹ ਟੀ ਸ਼ਮਪਤੀ 
ਭਾ ਲਭ ਹੰ/ _5੫੮/ ੨੧੪੮7 ਜਲਦਾ/ 


ਦੀ) 


ਗਲ 


02੧੨ 


ਜੱਪਣਾ 

ਇਕ ਰਾਜ ਸਿੰਘ ਨਾਂ ਦਾ ਰਾਜਾ ਰਹਿੰਦਾ ਸੀ। ਉਸ ਦੀ ਰਾਣੀ ਨੂੰ ਸਾਰੇ ਬੀਰ _ਕਲਾ 
ਕਹਿੰਦੇ ਸਨ। _ਉਸ ਨਾਲ ਰਾਜੇ ਦਾ ਬਹੁਤ ਸਨੇਹ _ਸੀ। _ਸਾਰਾ ਦੇਸ ਇਹ ਭੇਦ ਜਾਣਦਾ 
ਸੀ।੧। 


ਹੋਰਨਾਂ ਰਾਣੀਆਂ ਨੂੰ ਰਾਜਾ ਕਦੇ ਵੀ ਬੁਲਾਉਂਦਾ ਨਹੀਂ ਸੀ ਅਤੇ ਭੁਲ ਕੇ ਵੀ ਕਦੇ 
ਉਨ੍ਹਾਂ ਦੇ ਮਹੱਲ ਦੀ ਸ਼ੋਭਾ ਨਹੀਂ ਵਧਾਉਂਦਾ ਸੀ। ਸਾਰੀਆਂ ਰਾਣੀਆਂ ਇਹੀ ਚਿੰਤਾ ਮਨ ਵਿਚ 
ਕਰਦੀਆਂ _ਸਨ। _ਇਸ ਲਈ _ਸਾਰੀਆਂ ਰਾਜੇ ਉਤੇ ਜੰਤੂ, ਮੌਤ _ਅਤੇ _ਤੰਤੂ _ਕਰਦੀਆਂ _ਸਨ।੨। 


ਉਹ ਸਾਰੇ ਜੰਤਰ ਮੌਤ ਕਰ _ਹਟੀਆਂ ਪਰ ਕਿਸੇ ਤਰ੍ਹਾਂ ਵੀ ਪਿਆਰਾ ਹੱਥ ਵਿਚ ਨਹੀਂ 
ਆਇਆ। ਤਦ ਇਕ ਸਖੀ ਨੇ ਇਸ ਤਰ੍ਹਾਂ ਕਿਹਾ-- ਹੇ ਰਾਣੀ! ਤੂੰ ਮੇਰੀ (ਇਕ) ਗੌਲ ਸੁਣ।੩। 


ਸੀ _ਦਸਮ-ਗੁੁੰਥ ਸਾਹਿਬ 


ਜੋ ਉਨ ਸੌ ਮੈ ਪ੍ਰੀਤਿ ਤੁਰਾਊ। ਤੌ ਤੁਮ ਤੇ ਕਹੁ ਮੈ ਕਾ ਪਾਊ। 


ਬੀਰ _ਕਲਹਿ ਨ੍ਰਿਪ ਮੁਖ ਨ ਦਿਖਾਵੈ। ਤੁਮਰੇ ਪਾਸਿ ਰੈਨਿ ਦਿਨ ਆਵੈ। ੪। 


ਯੌ ਕਹਿ ਜਾਤ ਤਹਾ ਤੇ ਭਈ। ਨ੍ਰਿਪ ਬਰ ਕੇ ਮੰਦਿਰ ਮਹਿ ਗਈ। 

ਪਤਿ ਤ੍ਰਿਯ ਕੇ ਕਾਨਨ ਮਹਿ _ਪਰੀ। ਮੁਖ ਤੇ ਕਛੂ ਨ ਬਾਤ ਉਚਰੀ। ੫। 

ਨ੍ਿਪ ਤ੍ਰਿਯ ਕਹਿਯੋ ਤੋਹਿ ਕਾ ਕਹਿਯੋ। ਸੁਨਿ ਪਤਿ ਬਚਨ ਮੋਨ ਹ੍ਹੈ ਰਹਿਯੋ। 
ਪਤਿ ਪੂਛ੍ਯੋ ਤੁਹਿ ਇਹ ਕਾ ਕਹੀ। ਸੁਨ ਤ੍ਰਿਯ ਬਚਨ ਮੋਨ ਹ੍ਹੈ ਰਹੀ। ੬। 


ਪਤਿ ਜਾਨ੍ਯੋ _ਤ੍ਰਿਯ _ਬਾਤ _ਦੁਰਾਈ। ਤ੍ਰਿਯ _ਜਾਨ੍ਯੋ ਕਛੁ _ਨ੍ਰਿਪਤਿ _ਚੁਰਾਈ। 
ਕੋਪ ਕਰਾ ਦੁਹੂੰਅਨ ਕੈ ਪਈ। ਪ੍ਰੀਤਿ ਰੀਤ ਸਭ ਹੀ ਛੁਟਿ ਗਈ। ੭। 


ਵਾ ਰਾਨੀ ਸੋ ਨੇਹ _ਬਢਾਯੋ। ਜਿਨ ਚਰਿਤਰ ਇਹ ਭਾਤਿ ਬਨਾਯੋ। 
ਵਾ ਸੋ ਪ੍ਰੀਤਿ ਰੀਤਿ ਉਪਜਾਈ। ਬੀਰ ਕਲਾ ਚਿਤ ਤੇ ਬਿਸਰਾਈ। ੮। ੧। 


/ਏਤ ਗੰ ਗਾਰੇਤ੍ਰ ਪਲ੍ਯਾਨੋ ਯਾ ਲਾੰਠੇਤ੍ਹੇਂ ਅੰ ਭੂਪ ਸੰਭਾਏੇ /ਏਕਾ ਐਂ ਇਨਸ਼ਨਵੇਂ ਲਾਂਨਤਹ ਸਮਾਪਤਮ 


ਡੇ _ਨਭਨ' ਤਤ) 54੯7 ੨5੫੬7 ਅਫਲੂੰ/ 


ਚੱਪਲਾਂ 


ਬਲਵੰਡ ਸਿੰਘ ਤਿਰਹੁਤਿ ਕੋ ਨ੍ਰਿਪ _ਬਰ। ਜਨੁ _ਬਿਧਿ ਕਰਿਯੋ _ਦੂਸਰੋਂ ਤਮ _ਹਰ। 


ਅਮਿਤ ਰੂਪ ਤਾ ਕੋ ਅਤਿ ਸੋਹੈ। ਖਗ ਮ੍ਰਿਗ ਜਛ ਭੁਜੰਗਨ ਮੋਹੈ। ੧। 


ਰਾਨੀ _ਸਾਠਿ ਸਦਨ ਤਿਹ ਮਾਹੀ। _ਰੂਪਵਤੀ ਤਿਨ ਸਮ ਕਹੂੰ _ਨਾਹੀ। 
ਸਭਹਿਨ ਸੌ ਪਤਿ ਨੇਹ _ਬਢਾਵਤ। _ਬਾਰੀ ਬਾਰੀ ਕੇਲ _ਕਮਾਵਤ। _੨। 


ਰੁਕਮ _ਕਲਾ ਰਾਨੀ ਰਸ _ਭਰੀ। ਜੋਬਨ ਜੇਬ ਸਭਨ ਤਿਨ _ਹਰੀ। 
ਆਨ ਮੈਨ ਜਬ ਤਾਹਿ ਸੇਤਾਵੈ। _ਪਠੈ _ਸਹਚਰੀ ਨ੍ਰਿਪਤਿ _ਬੁਲਾਵੈ। ੩। 


ਦੰਹਰਾ 
ਕ੍ਰਿਸਨ ਕਲਾ ਇਕ _ਸਹਚਰੀ ਪਠੈ ਦਈ ਨ੍ਰਿਪ _ਤੀਰ। 
ਸੋ ਯਾ ਪਰ ਅਟਕਤ ਭਈ ਹਰਿਅਰਿ ਕਰੀ ਅਧੀਰ। ੪। 


ਚੱਪਣਾ 
ਸੁਨੋ ਨ੍ਰਿਪਤਿ ਜੂ ਬਾਤ _ਹਮਾਰੀ। ਮੈ _ਰੀਝੀ ਲਖਿ ਪ੍ਰਭਾ _ਤਿਹਾਰੀ। 
ਮੈ ਤਵ ਹੇਰਿ ਦਿਵਾਨੀ ਭਈ। ਮੋ ਕਹ ਬਿਸਰ ਸਕਲ ਸੁਧਿ ਗਈ। ੫। 


ਚਰਿਤ੍ਰ ਪਾਖਿਆਨ ੬੪੫ 


ਜੇ ਮੈਂ ਉਸ ਨਾਲੋਂ (ਰਾਜੇ ਦੀ) ਪੁੀਤ ਤੁੜਵਾ ਦਿਆਂ ਤਾਂ ਮੈਂ ਤੁਹਾਡੇ ਕੋਲੋਂ ਕੀ ਪ੍ਰਾਪਤ 

ਕਰਾਂਗੀ (ਭਾਵ! ਮੈਨੂੰ _ਕੀ ਇਨਾਮ _ਮਿਲੇਗਾ)। (ਮੈਂ ਅਜਿਹਾ _ਕਰ _ਵਿਖਾਵਾਂਗੀ _ਕਿ) ਬੀਰ 
ਮੂੰਹ ਵੀ ਨਹੀਂ _ਵਿਖਾਏਗਾ ਅਤੇ _ਰਾਤ _ਦਿਨ ਤੇਰੇ _ਕੋਲ _ਹੀ _ਆਵੇਗਾ।੪। 

ਕਹਿ ਕੇ ਉਥੋਂ ਚਲੀ ਗਈ ਅਤੇ ਸੂਸ਼ਠ ਰਾਜੇ ਦੇ ਮਹੌਲ ਵਿਚ ਜਾ _ਪਹੁੰਚੀ। ਪਤੀ 
ਦੇ ਕੰਨੀ ਪਈ ਅਤੇ ਮੂੰਹ ਤੋਂ ਕੁਝ ਵੀ ਨ ਬੋਲੀ।੫। 
ਨੇ ਨੂੰ ਪੁਛਿਆ ਕਿ ਤੈਨੂੰ ਕੀ ਕਿਹਾ ਹੈ, ਤਾਂ ਪਤੀ (ਰਾਜਾ) ਬੋਲ ਸੁਣ ਕੇ 
ਚੁਪ ਹੋ ਗਿਆ। ਪਤੀ ਨੇ (ਰਾਣੀ ਨੂੰ) ਪੁਛਿਆ ਕਿ ਤੈਨੂੰ ਕੀ ਕਿਹਾ ਹੈ, ਤਾਂ ਇਸਤਰੀ (ਰਾਣੀ) 
ਹੋ ਗਈ।੬। 


ਸੀ। (ਰਾਜੇ ਨੇ ਹੁਣ) ਉਸ ਨਾਲ ਪ੍ਰੀਤ ਕਰਨੀ ਸ਼ੁਰੂ _ਕੀਤੀ ਅਤੇ ਬੀਰ _ਕਲਾ ਨੂੰ ਮਨ ਤੋਂ 
ਵਿਸਾਰ ਦਿੱਤਾ।੮। 
/ਏਥੋਂ ਤਾੰ ਗਾਂਨਤੁੰਪ/ਮਆਨ ਦੇ ਤੰਆ ਲਾਰੇੜ੍ਹ ਦੇ ਆਹੀ ਝੂਪ ਸੰਵਾਦ ਦੇ _5੫€ਵੇ' ਲਾਹਤ੍ਹ ਦੀ ਸਆਪਤੀ 
ਭਾ ਲਭ _ਹੈ/ _5੪੯/ =੧੫੬/ ਲਲਦਾ/ 


ਬਲਵੰਤ ਸਿੰਘ _ਤਿਰਹੁਤ ਦਾ ਵੱਡਾ ਰਾਜਾ _ਸੀ। (ਉਸ ਦਾ ਤੇਜ ਇਤਨਾ ਸੀ) ਮਾਨੋ 
ਵਿਧਾਤਾ ਨੇ ਉਸ ਨੂੰ ਦੂਜਾ ਸੂਰਜ ਬਣਾਇਆ ਹੋਵੇ। ਉਸ ਦਾ ਬਹੁਤ ਸੁੰਦਰ ਰੂਪ ਸ਼ੋਭਦਾ ਸੀ 
ਜਿਸ ਤੋਂ ਪੰਛੀ, ਮਿਰਗ _(ਜੰਗਲੀ ਪਸ਼ੂ), _ਯਕਸ਼ _ਅਤੇ ਭੁਜੰਗ ਮੋਹੇ _ਹੋਏ _ਸਨ।੧। 

ਉਸ ਦੇ ਮਹੱਲ ਵਿਚ ਸੱਠ ਰਾਣੀਆਂ _ਸਨ। ਉਨ੍ਹਾਂ ਵਰਗੀਆਂ ਸੁੰਦਰ ਕੋਈ ਹੋਰ 
ਇਸਤਰੀਆਂ ਨਹੀਂ _ਸਨ। _ਸਾਰੀਆਂ ਨਾਲ ਪਤੀ ਪ੍ਰੇਮ ਕਰਦਾ ਸੀ ਅਤੇ ਵਾਰੀ ਵਾਰੀ __ਰਤੀ- 

ਰੁਕਮ ਕਲਾ ਰਾਣੀ ਬਹੁਤ ਰਸਿਕ ਸੀ। ਉਸ ਨੇ ਸਭ ਦੇ ਜੋਬਨ ਅਤੇ ਛਬੀ ਨੂੰ ਹਰਿਆ 
ਹੋਇਆ ਸੀ। ਜਦੋਂ ਕਾਮ ਉਸ ਨੂੰ ਆ ਕੇ ਸਤਾਉਂਦਾ ਸੀ ਤਾਂ ਦਾਸੀ ਭੇਜ ਕੇ ਰਾਜੇ ਨੂੰ ਬੁਲਾ 


(ਦਾਸੀ ਕਹਿਣ ਲਗੀ--) ਹੇ ਰਾਜਨ! ਮੇਰੀ ਗੋਲ ਸੁਣੋ। ਮੈਂ ਤੁਹਾਡੀ ਸੁੰਦਰਤਾ ਵੇਖ ਕੇ 
ਮੋਹਿਤ ਹੋ ਗਈ ਹਾਂ। ਮੈਂ ਤੁਹਾਨੂੰ ਵੇਖ ਕੇ ਦੀਵਾਨੀ ਹੋ_ ਗਈ ਹਾਂ। ਮੈਨੂੰ ਸਾਰੀ ਸੁੱਧ ਬੁੱਧ ਭੁਲ 
ਗਈ _ਹੈ।੫। 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਸੁਧਿ ਭੂਲੀ ਮੋਰੀ ਸਭੈ ਬਿਰਹ _ਬਿਕਲ ਭਯੋ _ਅੰਗ। 
ਕਾਮ ਕੇਲ ਮੋ ਸੌ ਕਰੌ ਗਹਿ ਗਹਿ ਰੇ ਸਰਬੋਗ। ੬। 
ਚੱਪਲਾਂ 


ਜਬ _ਰਾਜੈ ਐਸੇ ਸੁਨਿ ਪਾਯੋ ਕੋ ਭੋਗ ਹੇਤ ਲਲਚਾਯੋ। 


ਤਾ 
ਲਪਟਿ ਲਪਟਿ ਤਾ ਸੋ ਕਰੀ। ਚਿਮਟਿ ਚਿਮਟਿ ਆਸਨ ਤਨ ਧਰੀ। _੭। 


ਚਿਮਿਟ ਚਿਮਿਟ ਤਾ ਸੌ ਰਤਿ ਮਾਨੀ। ਕਾਮਾਤੁਰ ਹੈ ਤ੍ਰਿਯ _ਲਪਟਾਨੀ। 


ਵ 


ਨ੍ਹਿਪ ਬਰ ਛਿਨਿਕ ਨ ਛੋਰਿਯੋ ਭਾਵੈ। ਗਹਿ ਗਹਿ ਤਾਹਿ ਗਰੇ ਸੌਲਾਵੈ। ੮। 


ਦੰਹਰਾ 
ਭਾਤਿ _ਭਾਤਿ ਆਸਨ ਲਏ ਚੁੰਬਨ ਕਰੇ _ਬਨਾਇ। 
ਚਿਮਟਿ ਚਿਮਟਿ ਭੋਗਤ ਭਯੋ __ਗਨਨਾ ਗਨੀ ਨ ਜਾਇ। ੯। 


ਮਾਵੰਯਾ 
ਖਾਇ _ਬੈਧੇਜਨ ਕੀ _ਬਰਿਯੈ ਨ੍ਰਿਪ _ਭਾਂਗ ਚਬਾਇ ਅਫੀਮ _ਚੜਾਈ। 
ਪੀਤ ਸਰਾਬ _ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ। 
ਆਸਨ _ ਔਰ _ਅਲਿੰਗਨ _ਚੁੰਬਨ _ਭਾਤਿ ਅਨੇਕ _ਲੀਏ _ਸੁਖਦਾਈ। 
ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ। ੧0। 
੭%#=ੜਾਲ 
ਰਤਿ ਮਾਨੀ ਤਿਹ ਸੰਗ ਨ੍ਰਿਪਤਿ ਹਰਖਾਇ ਕੈ। 
ਕਾਮਾਤੁਰ ਹ੍ਹੈ ਜਾਤ ਤ੍ਰਿਯਾ _ਲਪਟਾਇ _ਕੈ। 
ਭਾਤਿ ਭਾਤਿ ਕੇ ਆਸਨ ਲਏ ਬਨਾਇ ਕਰਿ। 
ਹੋ ਭੋਰ ਹੋਤ ਲੌ ਭਜੀ ਹਿਯੇ ਸੁਖ ਪਾਇ ਕਰਿ। ੧੧। 


ਚੱਪਲਾਂ 


ਬਿਤਈ ਰੈਨ ਭੋਰ ਜਬ _ਭਈ। ਚੇਰੀ ਨ੍ਰਿਪਤਿ ਬਿਦਾ ਕਰ _ਦਈ। 
ਬਿਹਬਲ ਭਈ _ਬਿਸਰਿ ਸਭ _ਗਯੋ। _ਤਾ ਕਾ 'ਓਡਿ ਉਪਰਨਾ _ਲਯੋ। _੧੨। 


ਦੰਹਰਾ” 
ਕ੍ਰਿਸਨ ਕਲਾ _ਰਤਿ ਮਾਨਿ ਕੈ ਤਹਾ ਪਹੂਚੀ ਜਾਇ। 
ਰੁਕਮ ਕਲਾ ਪੂਛਿਤ ਭਈ ਤਾ ਕਹ ਨਿਕਟਿ _ਬੁਲਾਇ। ੧੩। 


ਚਰਿਤ੍ਰ ਪਾਖਿਆਨ ੬੪੭ 


ਦੰਹਰਾ” 

ਮੇਰੀ ਸਾਰੀ ਸੁੱਧ ਬੁੱਧ ਚਲੀ ਗਈ ਹੈ ਅਤੇ ਮੇਰਾ ਸ਼ਰੀਰ ਬਿਰਹੋਂ ਨਾਲ ਵਿਆਕੁਲ ਹੋ 
ਗਿਆ ਹੈ। ਹੇ (ਰਾਜਨ!) ਸਾਰੇ ਅੰਗ ਫੜ ਫੜ ਕੇ ਮੇਰੇ ਨਾਲ _ਕਾਮ-ਕ੍ਰੀੜਾ ਕਰੋ।੬। 
ਚੱਪਾਣ 

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਉਸ ਨਾਲ ਭੋਗ ਕਰਨ ਲਈ _ਲਲਚਾ _ਗਿਆ। 


ਉਸ ਨੇ ਭਾਂਤ ਭਾਂਤ ਦੇ ਆਸਣ ਬਣਾਏ ਅਤੇ ਚੁੰਬਨ ਲਏ। _ਚਿਮਟ ਚਿਮਟ ਕੇ ਭੋਗ 
ਵਿਲਾਸ ਕੀਤਾ ਜਿਸ _ਦਾ ਵਰਣਨ ਨਹੀਂ ਕੀਤਾ ਜਾ __ਸਕਦਾ।੯। 
ਮਾਵੰਲ” 

'ਬੀਰਜ ਰੋਕਣ ਦੀਆਂ _ਬਟੀਆਂ ('ਬਰਿਯੈ”) ਖਾ ਕੇ ਰਾਜੇ ਨੇ ਭੰਗ _ਚਬੀ ਅਤੇ ਅਫ਼ੀਮ 
ਚੜ੍ਹਾ _ਲਈ। ਸ਼ਰਾਬ ਪੀ ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ ਨਾਲ ਪ੍ਰੇਮ ਨੂੰ ਪ੍ਰਗਟ 
ਕੀਤਾ। _ਸੁਖਦਾਇਕ ਆਸਣ, _ਆਲਿੰਗਨ _ਅਤੇ _ਚੁੰਬਨ _ਅਨੇਕ _ਤਰ੍ਹਾਂ _ਨਾਲ _ਕੀਤੇ। _ਉਸ _ਦੀਆਂ 
ਛਾਤੀਆਂ ਤੋੜ ਮੋੜ ਕੇ ਸਵੇਰ ਤਕ _ਚੰਗੀ ਤਰ੍ਹਾਂ _ਰਤੀ _ਮਨਾਈ।੧0। 
੭%#ਤਾਲ 

ਰਾਜੇ ਨੇ ਪੁਸੰਨ ਹੋ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਕਾਮ ਨਾਲ ਆਤੁਰ ਹੋ ਕੇ 


ਇਸਤਰੀ ਵੀ _ਲਿਪਟਦੀ _ਰਹੀ। (ਰਾਜੇ ਨੇ) ਭਾਂਤ ਭਾਂਤ ਦੇ ਆਸਨ _ਲਏ ਅਤੇ ਸੇਵਰ ਹੋਣ 
ਤਕ ਹਿਰਦੇ ਵਿਚ ਆਨੰਦ ਵਧਾ ਕੇ ਭੋਗ _ਕੀਤਾ।੧੧। 


ਜੱਪਣਾ 

ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ, (ਤਦ) ਰਾਜੇ ਨੇ ਦਾਸੀ ਨੂੰ ਵਿਦਾ ਕਰ 
ਦਿੱਤਾ। ਬਿਹਬਲ ਹੋਈ ਸਭ _ਕੁਝ ਭੁਲ ਗਈ ਅਤੇ ਰਾਜੇ ਦਾ ਉਪਰ ਲੈਣ ਦਾ ਬਸਤ੍ਰ _ਓੜ 
'ਲਿਆ।੧੨। 
ਦੰਹਰਾ 


ਕ੍ਰਿਸ਼ਨ ਕਲਾ ਰਤੀ ਮੌਨਾ ਕੇ ਉਥੇ ਜਾ ਪਹੁੰਚੀ (ਜਿਥੇ ਰੁਕਮ ਕਲਾ ਸੀ)। ਉਸ ਨੂੰ ਕੋਲ 
ਬੁਲਾ ਕੇ ਰੁਕਮ ਕਲਾ ਪੁਛਣ _ਲਗੀ।੧੩। 


ਕਾਹੇ ਕੌ ਲੇਤ ਹੈ _ਆਤੁਰ ਸ੍ਰਾਸ ਗਈ ਹੀ ਉਤਾਇਲ ਦੌਰੀ ਇਹਾਤੇ। 
ਕਾਹੇ ਕੌ ਕੇਸ ਖੁਲੇ ਲਟ ਛੂਟਿਯੇ ਪਾਇ ਪਰੀ ਤਵ ਨੇਹ ਕੇ _ਨਾਤੇ। 
ਓਠਨ ਕੀ ਅਰੁਨਾਈ ਕਹਾ ਭਈ ਤੇਰੀ ਬਡਾਈ ਕਰੀ ਬਹੁ _ਭਾਤੇ। 
ਕੌਨ ਕੌ ਅੰਬਰ ਓਢਿਯੋ ਅਲੀ _ਪਰਤੀਤਿ ਕੌ ਲਾਈ ਹੋ _ ਲੇਹੁ _ਉਹਾਤੇ। ੧੪। 


ਦੰਹਾਰਾ 
ਸੁਨਿ ਬਚ ਰਾਨੀ ਚੁਪ ਰਹੀ ਜਾ ਕੇ ਰੂਪ ਅਪਾਰ। 
ਛਲ ਕੋ ਛਿਦੂ ਨ ਕਿਛੁ ਲਖਿਯੋ ਇਮ ਛਲਗੀ ਬਰ ਨਾਰਿ। ੧੫। ੧। 


/ਏਤ ਨੀ ਲਾਂਰਤਹ ੫ਲ੍ਯਾਨੇ /ਤਰਯਾ ਲਾਹੇੜ੍ਹੇ ਮੰਨੀ ਭੂਖ ਨੰਠਾਦੇ /ਏਕ' ਸੌ ਸ਼ਨਵ_ ਯੰਹੇਤ ਸ਼ਮਘਤਨਆ 
ਗਤ ਸਮ ਸਤ) _%੬੭/ =%੭੧/ #ਫਹੀ/ 


ਦੰਹਰਾ 
ਨਰਵਰ ਕੋ ਰਾਜਾ ਬਡੋ ਬੀਰ ਸੈਨ ਤਿਹ ਨਾਮ। 
ਦੇਸ ਦੇਸ ਕੇ ਏਸ ਜਿਹ ਜਪਤ ਆਠਹੂੰ _ਜਾਮ। _੧। 


ਚੱਪਾਣ? 
ਸੂਰਨਮਤੀ ਤਾ ਕੀ ਬਰ _ਨਾਰੀ। _ਜਨ ਸਮੁੰਦੂ ਮਥਿ _ਸਾਤ _ਨਿਕਾਰੀ। 
ਰੂਪ ਪ੍ਰਭਾ ਤਾ ਕੀ ਅਤਿ ਸੋ ਹੈ। ਜਾ ਸਮ ਰੂਪਵਤੀ ਨਹਿ ਕੋ ਹੈ। ੨। 


ਸੁਨਿਯੋ _ਜੋਤਕਿਨ ਗੂਹਨ _ਲਗਾਯੋ। _ਕੁਰੂਛੇਤ੍ _ਨਾਵਨ ਨ੍ਰਿਪ _ਆਯੋ। 
ਰਾਨੀ ਸਕਲ _ਸੰਗ ਕਰ _ਲੀਨੀ। ਬਹੁ _ਦਛਿਨਾ _ਬਿਪੂਨ ਕਹ _ਦੀਨੀ। _੩। 


ਦੰਹਾਰਾ 
ਸੂਰਨਮਤੀ _ਗਰਭਿਤ ਹੁਤੀ ਸੋਊ ਸੰਗ _ਕਰਿ _ਲੀਨ। 
ਛੋਰਿ ਭੰਡਾਰ ਦਿਜਾਨ ਕੋ ਅਮਿਤ _ਦਛਿਨਾ _ਦੀਨ। ੪। 
ਨਵਕੋਟੀ ਮਰਵਾਰ ਕੋ ਸੂਰ ਸੈਨ ਥੋ _ਨਾਥ। 
ਸੋਊ ਤਹਾ ਆਵਤ ਭਯੋ ਸਭ _ਰਨਿਯਨ ਲੈ _ਸਾਥ। ੫। 
ਚੱਲ? 


ਬੀਰ ਕਲਾ ਤਾ ਕੀ ਬਰ ਨਾਰੀ। ਦੁਹੂੰ _ਪਛ ਭੀਤਰ _ਉਜਿਆਰੀ। 
ਤਾ ਕੀ ਪ੍ਰਭਾ ਜਾਤ ਨਹਿ ਕਹੀ। ਮਾਨਹੁ ਫੂਲਿ ਚੈਬੇਲੀ ਰਹੀ। ੬। 


ਚਰਿਤ੍ਰ ਪਾਖਿਆਨ ੬੪੯ 


/ਤ ਇਤਰ 
੭ਾਵੀਯ੍ਾ 

(ਰਾਣੀ ਨੇ ਕਿਹਾ-) ਤੂੰ ਔਖੇ ਔਖੇ ਸਾਹ ਕਿਉਂ ਲੈ ਰਹੀ ਹੈਂ। (ਦਾਸੀ ਨੇ ਕਿਹਾ-) (ਮੈਂ 
ਤੇਰੇ ਲਈ) ਇਥੋਂ ਕਾਹਲ ਨਾਲ ਦੌੜਦੀ ਗਈ ਸਾਂ। (ਰਾਣੀ ਨੇ _ਕਿਹਾ-) ਤੇਰੇ ਵਾਲ ਕਿਉਂ 
ਖੁਲ੍ਹੇ ਹੋਏ ਹਨ ਅਤੇ ਜ਼ੁਲਫ਼ਾਂ ਲਟਕ ਰਹੀਆਂ _ਹਨ। (ਦਾਸੀ ਨੇ ਕਿਹਾ-) ਮੈਂ ਤੇਰੇ ਲਈ (ਉਸ 
ਦੇ) ਧੈਰੀਂ ਪਈ ਸਾਂ। (ਰਾਣੀ ਨੇ ਕਿਹਾ-) ਤੇਰੇ ਹੋਠਾਂ ਦੀ ਲਾਲੀ ਕਿਥੇ ਗਈ ਹੈ। (ਦਾਸੀ ਨੇ 
ਕਿਹਾ-) ਤੇਰੀ _ਬਹੁਤ ਤਰ੍ਹਾਂ ਨਾਲ ਵਡਿਆਈ ਕਰਨ _ਕਰ ਕੇ (ਲਾਲੀ ਖ਼ਤਮ ਹੋ _ਗਈ)। 
(ਰਾਣੀ ਨੇ ਕਿਹਾ-) ਹੇ ਸਖੀ! ਇਹ ਬਸਤ੍ਰ ਕਿਸ ਦਾ ਲਿਆ ਹੋਇਆ ਹੈ। (ਦਾਸੀ ਨੇ ਉੱਤਰ 
ਦਿੱਤਾ-) ਉਥੋਂ ਤੁਹਾਡੇ ਲਈ (ਪ੍ਰੇਮ ਵਿਚ) ਭਰੋਸੇ _(ਦੀ ਨਿਸ਼ਾਨੀ) ਲਿਆਉਂਦੀ _ਹੈ।੧੪। 
ਦੰਹਰਾ 

ਜਿਸ ਦਾ ਅਪਾਰ ਸੁੰਦਰ ਰੂਪ ਸੀ, ਉਹ ਰਾਣੀ ਉਸ ਦੇ ਬਚਨ ਸੁਣ ਕੇ ਚੁਪ ਹੋ ਗਈ। 
(ਉਸ ਨੇ) ਛਲ ਦਾ ਭੇਦ ਨ ਪਾਇਆ। ਇਸ ਤਰ੍ਹਾਂ (ਉਹ ਇਸਤਰੀ) ਰਾਣੀ ਛਲੀ _ਗਈ।੧੫। 

ਏਥੇ ਸੰ ਗਰੇਤੁੱਪ/ਮਆਨ ਦੇ ਤੁਆ ਗੰਰੇੜ ਦੇ ਮੰਡ ਭੂਪ ਸੰਵਾਦ ਦੇ %7ਵੇ' ਗਰੇੜ੍ਹ ਦੀ _ਸਮਪਤਨ 

ਭਾ ਲਭ _ਹ/ _%/ =੧੭੧/ ਜਲਦਾ/ 


ਦੰਹਰਾ 

ਨਰਵਰ ਦੇਸ਼ ਦਾ ਬੀਰ ਸੈਨ ਨਾਂ ਦਾ ਵੱਡਾ ਰਾਜਾ ਸੀ ਜਿਸ (ਦੇ ਨਾਮ) ਨੂੰ ਦੇਸ ਦੇਸ ਦੇ 
ਰਾਜੇ _ਅੱਠੇ ਪਹਿਰ _ਜਪਦੇ ਰਹਿੰਦੇ _ਸਨ।੧। 
ਚੱਪਣਾ 

ਉਸ ਦੀ ਸੂਰਨਮਤੀ ਨਾਂ ਦੀ ਸੁੰਦਰ ਰਾਣੀ ਸੀ। ਮਾਨੋ ਸਤ ਸਮੁੰਦਰ ਰਿੜਕ _ਕੇ _ਕਢੀ 
ਗਈ ਹੋਵੇ। ਉਸ ਦਾ ਰੂਪ ਅਤਿ ਸੁੰਦਰ ਸ਼ੋਭਦਾ ਸੀ। _ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ 
ਸੀ।੨। 

ਜੋਤਸ਼ੀਆਂ ਕੋਲੋਂ _ਸੁਣ ਕੇ _ਕਿ ਗੁਹਿਣ ਲਗਾ ਹੈ, _ਰਾਜਾ _ਕੁਰੁਕੇਸ਼ਤੁ ਇਸ਼ਨਾਨ _ਕਰਨ 
ਲਈ ਆਇਆ। _ਉਸ ਨੇ ਸਾਰੀਆਂ ਰਾਣੀਆਂ ਨੂੰ ਨਾਲ _ਲੈ _ਲਿਆ। ਬ੍ਰਾਹਮਣਾਂ ਨੂੰ ਬਹੁਤ 
ਦੱਛਣਾ ਦਿੱਤੀ।੩। 
ਦੰਹਾਰਾ 


ਸੂਰਨਮਤੀ ਗਰਭਿਤ ਸੀ, ਉਸ ਨੂੰ ਵੀ ਨਾਲ ਲੈ ਲਿਆ। ਖ਼ਜ਼ਾਨੇ ਨੂੰ ਖੋਲ੍ਹ ਕੇ ਬ੍ਰਾਹਮਣਾਂ 
ਨੂੰ ਬਹੁਤ ਦੱਛਣਾ ਦਿੱਤੀ।੪। ਨਵਕੋਟੀ ਮਾਰਵਾੜ ਦਾ ਸੂਰ ਸੈਨ ਨਾਂ ਦਾ ਰਾਜਾ ਸੀ। ਉਹ ਵੀ 


ਸਾਰੀਆਂ _ਰਾਣੀਆਂ ਸਹਿਤ ਉਥੇ ਆ _ਗਿਆ।੫। 


ਜੱਪਣਾ 

ਬੀਰ ਕਲਾ ਉਸ ਦੀ 
ਬਹੁਤ ਪ੍ਰਭਾਵਸ਼ਾਲੀ ਸੀ। ਉਸ 
ਦਾ ਫੁਲ ਹੋਵੇ।੬। 


ਸੁੰਦਰ ਰਾਣੀ ਸੀ। ਉਹ ਦੋਹਾਂ ਪੌਖਾਂ (ਸੋਹਰੇ ਅਤੇ ਪੇਕੇ) ਵਿਚ 
ਦੀ ਛਬੀ 


ਸੀ _ਦਸਮ-ਗੁੁੰਥ ਸਾਹਿਬ 


ਰਾਜਾ ਦੋਊ ਅਨੰਦਿਤ ਭਏ। ਅੰਕ ਭੁਜਨ ਦੋਊ ਭੇਟਤ _ਭਏ। 
ਰਨਿਯਨ ਦੁਹੂ _ਮਿਲਾਵੈ ਭਯੋ। ਚਿਤ ਕੋ _ਸੋਕ ਬਿਦਾ ਕਰਿ ਦਯੋ। _੭। 


੭/ਤਲ 


ਨਿਜ _ਦੇਸਨ ਕੀ ਕਥਾ ਬਖਾਨਤ ਸਭ _ਭਈ। 
ਦੁਹੂੰ ਆਪੁ ਮੈ ਕੁਸਲ ਕਥਾ ਕੀ ਸੁਧਿ ਲਈ। 
ਗਰਭ _ਦੂਹੂੰਨ ਕੇ ਦੁਹੂੰਅਨ ਸੁਨੇ ਬਨਾਇ ਕੈ। 
ਹੋ ਤਬ ਰਨਿਯਨ ਬਚ _ਉਚਰੇ ਕਛੁ _ਮੁਸਕਾਇ ਕੈ। ੮। 


ਜੋ _ਦੁਹੂੰਅਨ ਹਰਿ ਦੈਹੈ ਪੂਤੁਪਜਾਇ ਕੈ। 
ਤਬ ਹਮ ਤੁਮ ਮਿਲਿ ਹੈ ਹ੍ਯਾ ਬਹੁਰੌ ਆਇ ਕੈ। 
ਪੂਤ ਏਕ ਕੇ ਸੁਤਾ ਬਿਧਾਤਾ ਦੇਇ ਜੋ। 


ਆਪਸ ਬੀਚ ਸਗਾਈ ਤਿਨ ਕੀ ਕਰੈ ਤੌ। ੯। 


€॥ 


ਦੰਹਰਾ 
ਯੌ ਕਹਿ ਕੈ ਤ੍ਰਿਯ ਗ੍ਰਿਹਿ ਗਈ ਦ੍ੈਕਨ ਬੀਤੇ ਜਾਮ। 
ਸੁਤਾ ਏਕ ਕੇ ਗ੍ਰਿਹ ਭਈ ਪੂਤ ਏਕ ਕੇ ਧਾਮ। ੧0। 


ਕੁਰੂਛੇਤ੍ਰ ਕੋ ਨ੍ਹਾਨ ਕਰਿ _ਤਹ ਤੇ _ਕਿਯੋ ਪਯਾਨ। 
ਅਪਨੇ ਅਪਨੇ ਦੇਸ ਕੇ ਰਾਜ ਕਰਤ ਭੇ ਆਨਿ। ੧੨। 
ਚੱਪਣਾ 
ਐਸੀ _ਭਾਤਿਨ _ਬਰਖ _ਬਿਤਏ। _ਬਾਲਕ _ਹੁਤੇ ਤਰੁਨ ਦੋਊ ਭਏ। 
ਜਬ _ਅਪਨੋ _ਤਿਨ ਰਾਜ _ਸੈਭਾਰਿਯੋ। _ਪੂਰਬ _ਕਰਿਯੋ _ਬਿਵਾਹ _ਚਿਤਾਰਿਯੋ। _੧੩। 
ਲਰਿਕਾਪਨੋ ਦੂਰਿ ਜਬ _ਭਯੋ। ਠੌਰਹਿ ਠੌਰ ਔਰ ਹ੍ਹੈ ਗਯੋ। 
ਬਾਲਾਈ ਕਿ _ਤਗੀਰੀ ਆਈ। ਅੰਗ _ਅੰਗ ਫਿਰੀ _ਅਨੰਗ _ਦੁਹਾਈ। _੧੪। 


ਸ਼ਵੰਯਾ 
ਏਕ ਦਿਨਾ ਮ੍ਰਿਗ ਮਾਰਿ ਕੈ ਢੌਲਨ ਯੌ ਅਪਨੇ ਮਨ _ਬੀਚ _ਬੀਚਾਰਿਯੋ। 
ਬੈਸ ਬਿਤੀ ਬਸਿ _ਬਾਮਨ ਕੇ _ਅਬਿਬੇਕ ਬਿਬੇਕ ਕਛੂ ਨ _ਬਿਚਾਰਿਯੋ। 
ਬ੍ਯਾਹ ਕਿਯੋ ਲਰਿਕਾਪਨ ਮੈ ਹਮ ਜੋ ਤਿਹ ਕੋ ਕਬਹੂ ਨ ਸੰਭਾਰਿਯੋ। 
ਆਵਤ ਭਯੋ _ਨਿਜੁ ਧਾਮ ਨਹੀ ਤਿਹ ਮਾਰਗ __ਹੀ_ਸਸੁਰਾਰਿ _ਸਿਧਾਰਿਯੋ। _੧੫। 


ਚਰਿਤ੍ਰ ਪਾਖਿਆਨ ੬੫੧ 


ਦੋਵੇਂ ਰਾਜੇ (ਇਕ ਦੂਜੇ ਨੂੰ ਮਿਲ ਕਿ) ਆਨੰਦਿਤ ਹੋਏ ਅਤੇ (ਇਕ ਦੂਜੇ ਨੂੰ) ਜਫੀਆਂ 
ਭਰੀਆਂ। ਦੋਹਾਂ ਰਾਣੀਆਂ ਦਾ ਵੀ ਮੇਲ ਹੋਇਆ। (ਉਨ੍ਹਾਂ ਨੇ) ਚਿਤ ਦਾ ਦੁਖ ਦੂਰ ਕਰ 
ਦਿੱਤਾ।੭। 
੭%#ਤਾਲ਼ 


(ਉਹ) ਆਪਣੇ ਆਪਣੇ _ਦੇਸ ਦੀਆਂ _ਸਭ ਗੱਲਾਂ ਕਰਨ ਲਗੀਆਂ ਅਤੇ ਦੋਹਾਂ ਨੇ ਇਕ 
ਦੂਜੀ ਦੀ ਸੁਖ ਸਾਂਦ ਪੁਛੀ। ਜਦੋਂ ਦੋਹਾਂ ਨੇ ਇਕ ਦੂਜੀ ਦੇ ਗਰਭਿਤ ਹੋਣ ਬਾਰੇ ਸੁਣਿਆ, ਤਾਂ 
ਰਾਣੀਆਂ ਨੇ _ਹਸ ਕੇ _ਕਿਹਾ!।੮। 


ਜੇ ਦੋਹਾਂ ਦੇ ਘਰ ਪ੍ਰਭੂ ਪੁੱਤਰ ਪੈਂਦਾ ਕਰਦਾ ਹੈ ਤਾਂ ਅਸੀਂ ਇਕ ਦੂਜੀ ਨੂੰ ਇਥੇ ਆ ਕੇ 
ਮਿਲਾਂਗੀਆਂ। ਜੇ _ਵਿਧਾਤਾ ਇਕ ਨੂੰ ਪੁੱਤਰ ਅਤੇ ਇਕ ਨੂੰ ਧੀ ਦੇਵੇ ਤਾਂ ਆਪਸ ਵਿਚ ਉਨ੍ਹਾਂ 
ਦੀ ਮੰਗਣੀ _ਕਰ _ਦਿਆਂਗੀ।੯। 


ਦੰਹਰਾ 

ਇਸ ਤਰ੍ਹਾਂ ਦੀ ਗੱਲ ਕਰ ਕੇ ਦੋਵੇਂ ਇਸਤਰੀਆਂ ਆਪਣੇ ਆਪਣੇ _ਘਰ _ਚਲੀਆਂ 
ਗਈਆਂ। ਜਦ ਦੋ ਕੁ ਪਹਿਰ ਬੀਤੇ (ਤਾਂ) ਇਕ ਦੇ ਘਰ ਲੜਕਾ ਅਤੇ ਇਕ ਦੇ ਘਰ 
ਲੜਕੀ ਪੈਦਾ ਹੋਈ।੧0। 
ਜੱਪਣਾ 

ਲੜਕੀ ਦਾ ਨਾਂ ਸ਼ਮਸ ਰਖਿਆ ਗਿਆ ਅਤੇ ਲੜਕੇ ਦਾ ਨਾਂ ਢੋਲਾ ਦਸਿਆ _ਗਿਆ। 
ਦੋਹਾਂ ਨੂੰ _ਖਾਰਿਆਂ ਵਿਚ ਪਾ ਕੇ ਵਿਆਹਿਆ ਗਿਆ। ਕਈ ਤਰ੍ਹਾਂ ਦੀਆਂ ਖੁਸ਼ੀਆਂ ਹੋਣ 
ਲਗੀਆਂ।੧੧। 
ਦੰਹਰਾ 

ਤੁ ਦਾ ਇਸ਼ਨਾਨ ਕਰ ਕੇ ਉਥੋਂ (ਦੋਵੇਂ ਪਰਿਵਾਰ) ਚਲ _ਪਏ। ਆਪਣੇ ਆਪਣੇ 

ਦੇਸ ਵਿਚ ਆ ਕੇ ਰਾਜ ਕਰਨ ਲਗੇ।੧੨। 
ਜੱਪਣਾ 

ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ। ਦੋਵੇਂ ਬਾਲਕ ਸਨ, (ਹੁਣ) ਜਵਾਨ ਹੋ ਗਏ। ਜਦ ਢੋਲੇ 
ਨੇ ਆਪਣਾ ਰਾਜ _ਭਾਗ ਸੰਭਾਲ ਲਿਆ, (ਤਦ) ਪਹਿਲਾਂ ਕੀਤੇ ਵਿਆਹ ਨੂੰ ਯਾਦ _ਕੀਤਾ।੧੩। 

ਜਦ (ਉਸ ਦਾ) ਬਚਪਨਾ ਦੂਰ ਹੋਇਆ (ਤਾਂ ਉਸ ਦਾ ਸਰੂਪ) ਹੌਲੀ ਹੌਲੀ ਹੋਰ ਦਾ 
ਹੋਰ ਹੋ _ਗਿਆ। _ਬਾਲਪਨ ਵਿਚ ਤਬਦੀਲੀ ਆ ਗਈ ਅਤੇ ਅੰਗ _ਅੰਗ ਵਿਚ ਕਾਮ ਦੇਵ ਦੀ 
ਦੁਹਾਈ ਫਿਰ ਗਈ।੧੪। 
ਮਾਵੰਯਾ 

ਇਕ ਦਿਨ ਹਿਰਨ (ਨੂੰ ਸ਼ਿਕਾਰ ਵਿਚ) ਮਾਰ ਕੇ ਢੋਲੇ 
ਤਰ੍ਹਾਂ ਵਿਚਾਰ ਕੀਤਾ ਕਿ (ਮੇਰੀ) ਉਮਰ ਇਸਤਰੀਆਂ ਦੇ ਵਸ 
(ਕਦੇ) ਵਿਵੇਕ ਅਵਿਵੇਕ ਦਾ ਕੁਝ ਵਿਚਾਰ ਹੀ ਨਹੀਂ _ਕੀਤਾ। 
ਕੀਤਾ ਸੀ, ਉਸ ਦੀ ਕਦੀ ਖ਼ਬਰ ਸਾਰ ਨਹੀਂ ਲਈ। ਉਹ ਘਰ 
ਸੋਚ ਕੇ) ਨਹੀਂ ਆਇਆ ਅਤੇ ਰਸਤੇ ਵਿਚੋਂ ਹੀ _ਸੋਹਰੇ ਘਰ 


0੨੧ 


98੨ 0੨0੨ 3 ਮਹ ਰੰ 


ਸੀ _ਦਸਮ-ਗੁੁੰਥ ਸਾਹਿਬ 


ਕੰਬਰ ਬਾਧਿ ਅਡੰਬਰ ਕੈ ਕਰਿ ਬੋਲਿ ਸੁ ਬੀਰ ਬਰਾਤ ਬਨਾਈ। 
ਭੂਖਨ _ਚਾਰੁ _ਦਿਪੈ ਸਭ _ਅੰਗਨ ਆਨੰਦ ਆਜੁ _ਹਿਯੇ ਨ __ਸਮਾਈ। 
ਰੂਪ ਅਨੂਪ _ਬਿਰਾਜਤ ਸੁੰਦਰ ਨੈਨਨ ਕੀ ਕਹਿ ਕ੍ਰਾਂਤਿ ਨ ਜਾਈ। 
ਚਾਰੁ ਛਕੇ ਛਬਿ ਹੇਰਿ ਚਰਾਚਰ ਦੇਵ ਅਦੇਵ ਰਹੈ ਉਰਝਾਈ। _੧੬। 


ਚੱਪਾਣ? 
ਸੂਰ ਸੈਨ ਰਾਜੈ ਸੁਨਿ ਪਾਯੋ। ਬੇਟਾ ਬੀਰ ਸੈਨ ਕੋ _ਆਯੋ। 
ਲੋਕ _ਅਗਮਨੈ ਅਧਿਕ _ਪਠਾਏ। ਆਦਰ ਸੌ_ਗ੍ਰਿਹ ਮੈ ਤਿਹ ਲ੍ਯਾਏ। _੧੭। 


ਦੰਹਰਾ 
ਪਿਯ _ਪਾਤਰ _ਪਤਰੀ ਤ੍ਰਿਯਾ _ਪਰਮ ਪ੍ਰੀਤਿ _ਉਪਜਾਇ। 
ਗਹਿ ਗਹਿ ਪਰੈ ਪ੍ਰਜੰਕ ਪਰ ਪਲ ਪਲ ਬਲਿ ਬਲਿ ਜਾਇ। ੨॥0। 


ਦੱਪਲ? 
ਸੰਮਸ ਸੰਗ ਨ ਕਸਿ ਰਤਿ ਕਰੈ। ਚਿਤ ਮੈ ਇਹੈ ਬਿਚਾਰ ਬਿਚਰੈ। 
ਐਚਿ ਹਾਥ ਤਾ ਕੋ ਨ ਚਲਾਵੈ। ਜਿਨਿ ਕਟਿ ਟੂਟਿ ਪ੍ਰਿਯਾ ਕੀ ਜਾਵੈ। ੨੧। 


ਦੰਹਰਾ 
ਤਬ ਸੰਮਸ ਐਸੇ _ਕਹਿਯੋ _ਸੁਨਿਹੋ _ਢੋਲਨ _ਮੀਤ। 
ਰਤਿ ਕਸਿ ਕਸਿ ਮੋ ਸੌ ਕਰੋ ਹ੍ਹੈ ਕੈ ਹ੍ਿਦੈ ਨਿਚੀਤ। ੨੨। 
ਢੋਲਾ ਨਰਵਰ ਕੋਟ ਕੋ ਬਸੌ ਨੇਹ ਕੇ ਗਾਵ। 
ਤਾ ਤੇ ਸਭ ਤ੍ਰਿਯ ਪਿਯਨ ਕੋ ਢੋਲਾ ਉਚਰਤ _ਨਾਵ। _੨੩। 
ਨਿਡਰ ਹੋਇ ਤੁਮ ਮੁਹਿ ਭਜੋ ਸੰਕਾ ਕਰੌ ਨ ਏਕ। 
ਜ੍ਯੋ _ਰੇਸਮ ਟੂਟੇ ਨਹੀ ਕਸਿਸੈ ਕਰੋ ਅਨੇਕ। ੨੪। 


ਚਰਿਤ੍ਰ ਪਾਖਿਆਨ ੬੫੩ 


ਕਮਰ _ਕਸੇ ਕਰ ਕੇ ਅਤੇ ਸਾਜ ਸਜਾਵਟ _ਕਰ _ਕੇ ਸੂਰਮਿਆਂ ਨੂੰ ਬੁਲਾ ਕੇ _ਬਰਾਤ 
ਤਿਆਰ _ਕੀਤੀ। ਸੁੰਦਰ ਗਹਿਣੇ ਸਾਰਿਆਂ ਅੰਗਾਂ ਉਤੇ ਚਮਕ _ਰਹੇ ਸਨ ਅਤੇ ਅਜ ਆਨੰਦ 
ਹਿਰਦੇ ਵਿਚ ਨਹੀਂ _ਸਮਾਉਂਦਾ ਸੀ। (ਉਸ ਦਾ) ਰੂਪ ਬਹੁਤ ਹੀ ਸੁੰਦਰਤਾ ਨਾਲ _ਫਬ ਰਿਹਾ 
ਸੀ ਅਤੇ ਨੈਣਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ _ਸੀ। _ਸਾਰੇ ਜੜ ਚੇਤਨ, 
ਦੇਵਤੇ-ਦੈਂਤ (ਉਸ ਦੀ) ਸੁੰਦਰਤਾ ਨੂੰ _ਚੈਗੀ ਤਰ੍ਹਾਂ ਵੇਖ _ਕੇ ਉਲਝ _ਗਏ _ਹਨ (ਅਰਥਾਤ! 


੮੨ 


ਮਸਤ ਹੋ ਗਏ _ਹਨ)।੧੬। 
ਚੱਪਾਣ 

(ਜਦ) ਸੂਰ ਸੈਨ ਰਾਜੇ ਨੇ ਸੁਣਿਆ ਕਿ ਬੀਰ ਸੈਨ ਰਾਜੇ ਦਾ ਪੁੱਤਰ ਆਇਆ ਹੈ, 
(ਤਦ) ਅਗਵਾਨੀ ਲਈ ਬਹੁਤ ਸਾਰੇ ਲੋਕ ਭੇਜੇ ਜੋ ਬੜੇ ਆਦਰ ਨਾਲ ਉਨ੍ਹਾਂ ਨੂੰ ਘਰ ਲੈ ਕੇ 
ਆ ਗਏ।੧੭। 

ਤਦ ਸ਼ਮਸ ਰਾਣੀ ਨੇ ਸੁਣ ਲਿਆ ਕਿ ਢੋਲਾ ਸਾਡੇ ਦੇਸ ਆਇਆ ਹੈ। (ਉਹ) ਮਨ 
ਵਿਚ ਬਹੁਤ ਖ਼ੁਸ਼ ਹੋਈ ਅਤੇ (ਪਤੀ ਵਿਯੋਗ ਵਿਚ) ਨਿਰਬਲ ਹੋਈ 
ਨਾਲ) _ਬਲ ਪ੍ਰਾਪਤ ਹੋ _ਗਿਆ।੧੮। 

ਉਹ ਪਿਆਰੀ ਆਪਣੇ ਪ੍ਰੀਤਮ ਨੂੰ ਮਿਲੀ ਅਤੇ 


ਮਨ 
(ਉਹ) ਖਿਚ ਖਿਚ ਕੇ ਪ੍ਰੀਤਮ ਨੂੰ ਗਲ ਨਾਲ ਲਾਉਂਦੀ ਸੀ 
(ਪਤੀ) ਛਡਿਆ ਨਹੀਂ ਜਾ ਰਿਹਾ _ਸੀ।੧੯। 

ਦੰਹਾਰਾ 

ਪ੍ਰੀਤਮ ਪਤਲਾ _ਸੀ ਅਤੇ ਪ੍ਰੀਤਮਾ ਵੀ _ਪਤਲੀ _ਸੀ। _ਬਹੁਤ ਅਧਿਕ ਪ੍ਰੀਤ ਪੈਦਾ ਕਰ 
ਕੇ (ਉਸ ਨੂੰ) ਪਕੜ _ਪਕੜ ਕੇ ਪਲੰਘ _ਉਤੇ _ਪਸਰਦੀ ਅਤੇ _ਪਲ _ਪਲ _ਉਸ ਤੋਂ _ਵਾਰਨੇ 
ਜਾਂਦੀ।੨0। 
ਦੱਖਣ? 

(ਉਹ) _ਸ਼ਮਸ ਨਾਲ _ਕਸਵੀਂ _ਰਤੀ-ਕ੍ਰੀੜਾ ਨਹੀਂ ਕਰ ਰਿਹਾ ਸੀ। ਉਹ ਚਿਤ ਵਿਚ 
ਇਹੀ ਸੋਚਦਾ ਸੀ। (ਇਸ ਲਈ) ਖਿਚਵਾਂ ਹੱਥ ਨਹੀਂ ਚਲਾਂਦਾ ਸੀ ਮਤਾਂ _ਪ੍ਰਿਯਾ ਦੀ (ਪਤਲੀ) 
ਕਮਰ ਟੁਟ ਜਾਵੇ।੨੧। 
ਦੰਹਰਾ 


ਤਦ ਸ਼ਮਸ ਨੇ ਇਸ ਤਰ੍ਹਾਂ ਕਿਹਾ-- ਹੇ ਢੋਲਨ ਮਿਤਰ! ਸੁਣੋ। ਹਿਰਦੇ ਵਿਚ ਨਿਸਚਿੰਤ 
ਹੋ ਕੇ ਮੇਰੇ ਨਾਲ ਕਸ ਕਸ ਕੇ ਰਤੀ-ਕ੍ਰੀੜਾ _ਕਰੋਂ।੨੨। _ਨਰਵਰ ਕੋਟ ਦਾ ਢੋਲਾ ਪ੍ਰੇਮ ਦੇ 

ਵਿਚ ਵਸ _ਗਿਆ। ਇਸ ਲਈ ਸਾਰੀਆਂ ਇਸਤਰੀਆਂ (ਆਪਣੇ) ਪਿਆਰਿਆਂ ਲਈ 
ਢੋਲੇ ਦਾ ਹੀ ਨਾਂ ਉਚਾਰਨ _ਲਗੀਆਂ।੨੩। 


(ਤਾਂ ਸ਼ਮਸ ਨੇ ਕਿਹਾ--) ਤੁਸੀਂ ਮੇਰੇ ਨਾਲ ਨਿਡਰ ਹੋ ਕੇ ਰਤੀ ਕਰੋ ਅਤੇ ਮਨ ਵਿਚ 
ਇਕ ਵੀ ਸ਼ੰਕਾ ਨ ਲਿਆਓ (ਕਿਉਂਕਿ) ਜਿਵੇਂ ਰੇਸ਼ਮ ਅਨੇਕ ਵਾਰ ਕਸਣ ਨਾਲ ਟੁਟਦਾ ਨਹੀਂ 
(ਉਸੇ ਤਰ੍ਹਾਂ _ਮੇਰੇ ਸ਼ਰੀਰ ਉਤੇ ਵੀ ਕੋਈ ਅਸਰ ਨਹੀਂ _ਪੈਂਦਾ)।੨੪। 


ਸੀ _ਦਸਮ-ਗ੍ਰੰਥ ਸਾਹਿਬ 


੭%/ਤਲ 
ਸੁਨਤ _ਪਿਯਰਵਾ ਬੈਨ _ਤਾਹਿ _ਭੋਗਤ _ਭਯੋ। 
ਚੌਰਾਸੀ ਆਸਨ _ਸੰਮਸ ਕੇ ਕਸਿ _ਲਯੋ। 
ਚੁੰਬਨ ਲਏ ਅਨੇਕ _ਅੰਗ _ਲਪਟਾਇ ਕੈ। 


ਹੋਂ _ਚਿਮਟਿ ਚਿਮਟਿ ਤਿਹ ਭਜਿਯੋ ਹਰਖ _ਉਪਜਾਇ ਕੈ। ੨੫ 


ਚਤੁਰੁ _ਚਤੁਰਿਯਾ _ਚਿਮਟਿ _ਚਿਮਟਿ _ਰਤਿ _ਮਾਨਹੀ। 
ਬਿਹਸਿ _ਬਿਹਸਿ _ਬਹੁ _ਭਾਤਿਨ ਬਚਨ _ਬਖਾਨਹੀ। 
ਤ੍ਰਿਯਾ _ਤਿਹਾਰੋ ਆਸਨ _ਤਜਿਯੋ ਨ __ਜਾਵਈ। 
ਹੋਂ ਕਹਿ ਕਹਿ ਐਸੀ _ਭਾਤਿ ਗਲੇ ਲਪਟਾਵਈ। _੨੬। 


ਭਾਤਿ _ਭਾਤਿ ਅਬਲਾ _ਕੇ ਆਸਨ _ਲੇਤ _ਭਯੋ। 
ਲਪਟਿ ਲਪਟਿ ਕਰਿ ਗਰੇ ਤਾਹਿ ਸੁਖ ਦੇਤ ਭਯੋ। 
ਚਿਮਟਿ ਚਿਮਟਿ ਰਤਿ ਕਰੈ ਦੋਊ ਮੁਸਕਾਇ ਕੈ। 


੮ 


ਹੋ ਸਕਲ ਕੋਕ ਕੋ ਮਤ ਕੌ ਕਹੈ ਬਨਾਇ ਕੈ। ੨੭। 


ਚੱਪਲਾਂ 


ਲੈ ਮੁਕਲਾਵੋ ਅਤਿ ਸੁਖ _ਪਾਯੋ। _ਨਰਵਰ ਗੜ ਕੀ ਓਰ ਸਿਧਾਯੋ। 


ਬ੍ਯਾਹਿਤ ਦੂਤ ਤ੍ਰਿਯਾ ਕੋ _ਧਾਯੋ। ਸਕਲ _ਜਾਇ _ਤਿਹ ਭੇਦ _ਜਤਾਯੋ। ੨੮। 


ਦੰਹਰਾ 


ਤਬ _ਬ੍ਯਾਹਿਤ ਅਗਲੀ _ਤ੍ਰਿਯਹਿ ਭੇਦ ਸਕਲ ਸੁਨਿ _ਪਾਇ। 
ਕੋਪਿ ਅਧਿਕ ਚਿਤ ਮੈ ਕੀਯੋ ਸੁਨਿ ਸੰਮਸ ਕੋ _ਨਾਇ। ੨੯। 
ਸੂਰਨਮਤੀ _ਬ੍ਯਾਹਿਤ _ਅਗਲਿ _ਚਿਤ _ਅਤਿ _ਕੋਪ _ਬਢਾਇ। 
ਬੀਰ ਸੈਨ ਪਤਿ ਪਿਤੁ ਭਏ ਐਸ ਕਹਤ ਭੀ ਜਾਇ। ੩0। 


ਕਹੋ ਬਚਨ ਚਿਤ ਦੈ ਸੁਨੋ ਬੈਨ ਏਸ ਕੇ ਏਸ। 
ਭਜਿ ਢੋਲਾ ਤੁਮ ਤੇ ਗਯੋ ਲੇਨ _ਤਿਹਾਰੋਂ ਦੇਸ। _੩੧। 


ਚੱਘਣ? 
ਤੂ ਜਿਯ ਤੇ ਤਾਹਿ ਨ ਮਰਿ ਹੈ। ਤੌ ਤੇਰੋ ਸੋਊ ਬਧ ਕਰਿ ਹੈ। 


ਰਾਜਾ ਜਿਯ ਤੇ ਤਿਹ ਮਾਰੋ। ਨਾਤਰ ਅਬ ਹੀ ਦੇਸ ਨਿਕਾਰੋ। ੩੨। 


ਜੋ 
ਕੈ 
ਜਬ ਇਹ ਭਾਤਿ ਰਾਵ ਸੁਨਿ ਪਾਈ। ਚਿਤ ਕੇ ਬਿਖੈ ਸਤਿ ਠਹਰਾਈ। 
ਜੋ _ਤ੍ਰਿਯ _ਲ੍ਯਾਵਨ ਕਾਜ _ਸਿਧਾਵਤ। ਮੇਰੇ _ਕਹੇ ਬਿਨਾ ਨਹਿ _ਜਾਵਤ। 


ਪੁੜੂ _ਬਧੂ ਮੁਹਿ ਸਾਚੁ ਉਚਾਰੋ। _ਲਿਯੋ _ਚਹਤ _ਸੁਤ ਰਾਜ _ਹਮਾਰੋ। 


੩੩। 


ਯਾ ਕੌ ਕਹੌ ਨ ਮੁਖ ਦਿਖਰਾਵੈ। ਦ੍ਰਾਦਸ ਬਬਰਖ _ਬਨਹਿ ਬਸਿ ਆਵੈ। ੩੪। 


ਚਰਿਤ੍ਰ ਪਾਖਿਆਨ ੬੫੫ 
%/ਤਲ਼ 


ਪੀਤਮ ਨੇ ਇਹ ਗੱਲ ਸੁਣ ਕੇ ਉਸ ਨਾਲ ਭੋਗ ਕੀਤਾ ਅਤੇ ਸ਼ਮਸ ਦੇ ਕਸ ਕੇ 
ਚੌਰਾਸੀ ਆਸਣ _ਲਏ। ਅੰਗਾਂ ਨਾਲ _ਲਿਪਟ _ਲਿਪਟ ਕੇ ਅਨੇਕ _ਚੁੰਬਨ _ਲਏ ਅਤੇ _ਪੁਸੰਨਤਾ 
ਪੂਰਵਕ _ਚਿਮਟ _ਚਿਮਟ _ਕੇ ਉਸ _ਨਾਲ _ਰਤੀ-ਕ੍ਰੀੜਾ _ਕੀਤੀ।੨੫। 


ਚਤੁਰ ਪੁਰਸ਼ ਅਤੇ ਚਤੁਰ ਇਸਤਰੀ ਚਿਮਟ _ਚਿਮਟ ਕੇ _ਰਤੀ ਮਨਾ ਰਹੇ _ਸਨ। ਹਸ 
ਹਸ ਕੇ ਕਈ ਤਰ੍ਹਾਂ ਨਾਲ _ਬਚਨ _ਬਿਲਾਸ _ਕਰਦੇ _ਸਨ। (ਪ੍ਰੀਤਮ ਕਹਿਣ ਲਗਿਆ--) ਹੇ 
ਪ੍ਰਿਯਾ! ਤੇਰਾ ਆਸਣ ਛਡਿਆ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਕਹਿ ਕਹਿ ਕੇ ਗਲੇ ਨਾਲ 
ਲਿਪਟ ਰਿਹਾ ਸੀ।੨੬। 


ਉਹ ਭਾਂਤ ਭਾਂਤ ਨਾਲ ਇਸਤਰੀ ਨਾਲ _ਆਸਣਾਂ ਦੀ ਵਰਤੋਂ ਕਰਨ ਲਗਾ _ਅਤੇ ਉਸ 
ਦੇ ਗਲੇ ਨਾਲ ਲਿਪਟ ਲਿਪਟ ਕੇ ਸੁਖ ਦੇਣ ਲਗਾ। ਦੋਵੇਂ ਹਸ ਹਸ ਕੇ ਅਤੇ ਚਿਮਟ ਚਿਮਟ 
ਕੇ ਰਤੀ ਕਰਦੇ ਸਨ ਅਤੇ _ਕੋਕ ਸ਼ਾਸਤਰ _ਦੀਆਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਮਾਣ ਰਹੇ 
ਸਨ।੨੭। 
ਚੱਪਣਾ 

ਉਹ ਮੁਕਲਾਵਾ ਲੈ ਕੇ ਅਤੇ ਬਹੁਤ ਆਨੰਦਿਤ ਹੋ ਕੇ ਨਰਵਰ ਗੜ੍ਹ _ਵਲ ਚਲ 
ਪਿਆ। (ਤਦ) ਦੂਜੀ ਵਿਆਹੀ ਹੋਈ ਇਸਤਰੀ ਦਾ ਦੂਤ _ਭਜਿਆ ਅਤੇ ਉਸ ਨੇ ਸਾਰਾ ਭੇਦ 
ਜਾ ਕੇ (ਉਸ ਨੂੰ) ਦਸ ਦਿੱਤਾ।੨੮। 


ਦੰਹਰਾ 


ਜਦ ਅਗਲੀ ਵਿਆਹੀ ਹੋਈ ਇਸਤਰੀ ਨੇ _ਸਾਰਾ ਭੇਦ ਜਾਣ ਲਿਆ। ਸ਼ਮਸ ਦਾ ਨਾਂ 
ਸੁਣ ਕੇ ਚਿਤ ਵਿਚ _ਬਹੁਤ ਕ੍ਰੋਧ _ਕੀਤਾ।੨੯। ਪਹਿਲਾਂ ਵਿਆਹੀ ਹੋਈ _ਸੂਰਨਮਤੀ ਨੇ _ਮਨ 
ਵਿਚ ਬਹੁਤ ਗੁੱਸਾ ਕੀਤਾ ਅਤੇ ਪਤੀ ਦੇ ਪਿਤਾ ਬੀਰ ਸੈਨ ਨੂੰ ਇਸ ਤਰ੍ਹਾਂ ਜਾ ਕੇ ਕਿਹਾ।੩0। 
ਹੇ ਰਾਜਿਆਂ ਦੇ ਰਾਜੇ! ਮੇਰੀ ਗੌਲ ਧਿਆਨ ਨਾਲ ਸੁਣੋ! ਤੁਹਾਡਾ ਦੇਸ ਹਥਿਆਣ ਲਈ ਢੋਲਾ 
ਤੁਹਾਡੇ ਕੋਲੋਂ ਭਜ _ਗਿਆ ਹੈ।੩੧। 


ਚੱਪਾਣ 

ਜੇ ਤੁਸੀਂ ਉਸ ਨੂੰ ਜਾਨੋ ਨਹੀਂ _ਮਾਰੋਗੇ ਤਾਂ ਉਹ ਤੁਹਾਨੂੰ ਮਾਰ ਦੇਵੇਗਾ। ਹੇ ਰਾਜਨ! ਜਾਂ 
ਤਾਂ ਉਸ ਨੂੰ ਜਾਨ ਤੋਂ ਮਾਰ ਦਿਓ, ਨਹੀਂ ਤਾਂ ਹੁਣੇ ਦੇਸ-ਨਿਕਾਲਾ ਦੇ ਦਿਓ।੩੨। 

ਜਦ ਰਾਜੇ ਨੇ ਇਸ ਤਰ੍ਹਾਂ (ਦੀ ਗੌਲ) ਸੁਣੀ ਤਾਂ ਚਿਤ ਵਿਚ ਸਚ ਕਰ ਕੇ ਮਨ ਲਈ। 
(ਸੋਚਣ ਲਗਾ ਕਿ) ਜੇ ਉਹ ਇਸਤਰੀ ਨੂੰ ਲੈਣ ਲਈ ਗਿਆ ਹੁੰਦਾ ਤਾਂ ਮੇਰੇ ਕਹੇ ਬਿਨਾ ਨ 
ਜਾਂਦਾ।੩੩। 

ਮੈਨੂੰ ਨੂੰਹ ਨੇ ਸਚ ਦਸਿਆ ਹੈ। ਮੇਰਾ ਪੁੱਤਰ ਮੇਰਾ ਰਾਜ ਲੈਣਾ ਚਾਹੁੰਦਾ ਹੈ। (ਉਸ ਨੇ 
ਹੁਕਮ ਦੇ ਦਿੱਤਾ ਕਿ) ਉਸ ਨੂੰ ਕਹੋ ਕਿ ਮੈਨੂੰ ਮੂੰਹ ਨ ਵਿਖਾਵੇ ਅਤੇ ਬਾਰ੍ਹਾਂ _ਸਾਲ ਬਨ ਵਿਚ 
ਕਟ ਕੇ ਆਵੇ।੩੪। 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਪਲਟਿ _ਖਰਾਵਨ ਕੌ __ਧਰਿਯੋ _ਪਠੈ _ਮਨੁਛ ਇਕ _ਦੀਨ। 
ਮੋਹਿ ਮਿਲੇ ਬਿਨੁ ਬਨ ਬਸੈ ਰਾਵ ਬਚਨ ਇਹ ਕੀਨ। ੩੫। 
ਭ੍ਿ 


ਦੇਸ ਨਿਕਾਰੋ ਤੁਹਿ ਦਿਯੋ ਮਿਲਹੁ ਨ ਮੋ ਕੋ _ਆਇ। ੩੬। 
ਤਬ _ਢੋਲਨ ਅਤਿ ਦੁਖਿਤ ਹ੍ਹੈ ਐਸੇ _ਕਹਿਯੋ ਪੁਕਾਰਿ। 
ਜੀਵਹਿਗੇ ਤੌ _ਮਿਲਹਿਗੇ ਨਰਵਰ ਕੋਟ _ਜੁਹਾਰ। _੩੭। 
ਤਬ ਸੁੰਦਰਿ ਸੈਗਿ ਉਠਿ ਚਲੀ ਸੁਨਿ ਕਰਿ ਐਸੋ ਬੈਨ। 
ਹਿਯੋ _ਫਟਤ ਅੰਤਰ ਘਟਤ ਬਾਰਿ _ਚੁਆਵਤ ਨੈਨ। _੩੮। 


੭%7ਤਲ 
ਸੁਨਿ ਢੋਲਨ _ਏ ਬੈਨ ਨਰਵਰਹਿ ਤਜਿ _ਗਯੋ। 
ਦ੍ਰਾਦਸ _ਬਰਖ _ਪ੍ਰਮਾਨ ਬਸਤ _ਬਨ ਮੈ ਭਯੋ। 
ਬਨ _ਉਪਬਨ ਮੈ ਭੁਮਤ ਫਲਨ ਕੋ ਖਾਇ ਕੈ। 
ਹੋ ਤ੍ਰਿਯਾ ਸਹਿਤ ਤਹ ਬਸ੍ਯੋ _ਮ੍ਰਿਗਨ ਕਹ ਘਾਇ ਕੈ। ੩੯। 


ਬਰਖ _ਤ੍ਰਿਦਸਏ ਬੀਰ _ਸੈਨ ਤਨ ਤਜਿ ਦਯੋ। 
ਮ੍ਰਿਤੁਲੋਕ ਕਹ _ਛੋਰਿ _ਸੂਰਗਬਾਸੀ _ਭਯੋ। 
ਤਬ _ਢੋਲਨ ਫਿਰਿ ਆਨਿ ਰਾਜ ਅਪਨੋ ਲਿਯੌ। 
ਹੋ ਰਾਨੀ ਸੰਮਸ ਸਾਥ ਬਰਖ ਬਹੁ ਸੁਖ ਕਿਯੌ। ੪01 ੧। 
/ਟਤਾ ਨੂੰ ਯਰੇਤ੍ਰਾ ਪਰ੍ਹਯਾਨੇ /ਰਯਾ ਯੰਰੇਤ੍ਹੇਂ ਮੰਤ ਝੂਪ ਸੰਝਾਦੇ ਕਾ ਸੰ /ਏਕਨਠਵੇਂ ਯਰੰਤ੍ਹਾ 
ਗ਼ਸਾਪਤਨ ਸਤ _ਨਭਨ ਸਤ) _%੬5/ =੨੨੧5/ %ਫਲੂੰ/ 


ਦੰਹਰਾ 

ਦੇਸ ਤਪੀਸਾ ਕੇ ਰਹੈ ਆਠ ਚੋਰਟੀ ਨਾਰਿ। 

ਰੈਨਿ ਦਿਵਸ ਚੋਰੀ ਕਰੈ ਸਕੈ ਨ _ਕਊ ਬਿਚਾਰਿ। ੧। 
ਚਿਤ੍ੁਮਤੀ ਤਸਕਰ _ਕੁਅਰਿ ਦ੍ੈ ਤਿਨ ਕੀ _ਸਿਰਦਾਰ। 
ਮਾਰਗ ਮੈ ਇਸਥਿਤ ਰਹੈ _ਘਾਵਹਿ ਲੋਗ ਹਜਾਰ। ੨। 
ਨਾਰਾਇਨ ਦਾਮੋਦੂ _ਭਨਿ ਬਿੰਦਰਾਬਨਹਿ _ਉਚਾਰਿ। 
ਸੁਨਿ ਸਸਾਰਤ ਐਸੇ ਤ੍ਰਿਯਾ ਸਭ ਹੀ ਜਾਹਿ ਬਿਚਾਰਿ। ੩। 
ਨਾਰਾਇਨ ਨਰ _ਆਇਯੌ _ਦਾਮੋਦਰ _ਦਾਮੰਗ। 
ਬਿੰਦਰਾਬਨ ਲੈ ਜਾਇ _ਬਨ _ਮਾਰਹੁ _ਯਾਹਿ _ਨਿਸੰਗ। _੪। 


ਚੱਪਲਾਂ 


ਜਬ ਅਬਲਾ ਐਸੇ ਸੁਨਿ ਪਾਵੈ। ਤਾ ਨਰ ਕੌ ਬਨ ਮੈ ਲੈ ਜਾਵੈ। 
ਫਾਸੀ ਡਾਰਿ ਪ੍ਰਥਮ ਤਿਹ ਘਾਵੈ। ਤਾ ਪਾਛੈ ਤਿਹ ਦਰਬੁ ਚੁਰਾਵੈ। ੫। 


ਚਰਿਤ੍ਰ ਪਾਖਿਆਨ ੬੫੭ 


ਦਿੱਤਾ ਅਤੇ ਇਕ ਵਿਅਕਤੀ ਨੂੰ _ਭੇਜਿਆ। ਰਾਜੇ ਨੇ 
ਬਿਨਾ ਬਨ ਵਿਚ ਚਲਾ ਜਾਏ।੩੫। ਰਾਜੇ ਦੇ ਬੋਲ 
ਸੂਲ “ਕੇ ਨੌਕਰ ਨੀ ਜਾ ਕੇ ਤਮ ਭਇ “(ਰੇ ਨੇ) ਤੈਨੂੰ _ਦੇਸ-ਨਿਕਾਲਾ ਦਿੱਤਾ ਹੈ (ਅਤੇ 


ਕਹਿੰਦਾ ਹੈ ਕਿ) ਮੈਨੂੰ ਆ ਕੇ ਨ ਮਿਲੇ।੩੬। 


ਤਦ ਢੋਲਨ ਨੇ ਬਹੁਤ ਦੁਖੀ ਹੋ_ ਕੇ ਇਸ ਤਰ੍ਹਾਂ ਪੁਕਾਰ ਕੇ _ਕਿਹਾ-- ਹੇ ਨਰਵਰਕੋਟ ! 
ਤੈਨੂੰ ਨਮਸਕਾਰ ਹੈ, ਜੇ ਜੀਉਂਦੇ ਰਹੇ ਤਾਂ (ਫਿਰ) ਮਿਲਾਂਗੇ।੩੭। ਤਦ ਸੁੰਦਰੀ ਵੀ ਇਸ ਤਰ੍ਹਾਂ 


ਦੀ ਗੌਲ ਸੁਣ ਕੇ ਨਾਲ ਚਲ ਪਈ। ਉਸ ਦਾ ਹਿਰਦਾ ਫਟ ਰਿਹਾ ਸੀ, ਦਿਲ ਡੋਂਬੇ ਖਾ ਰਿਹਾ 
ਸੀ ਅਤੇ ਅੱਖਾਂ ਹੰਝੂ _ਵਹਾ ਰਹੀਆਂ _ਸਨ।੩੮। 


੭/#ਤਲ 


ਢੋਲਨ ਨੇ (ਪਿਤਾ ਦੇ) ਇਹ ਬਚਨ ਸੁਣ ਕੇ ਨਰਵਰਕੋਟ ਨੂੰ ਛਡ ਦਿੱਤਾ ਅਤੇ ਬਾਰ੍ਹਾਂ 


ਸਾਲ ਤਕ ਜੰਗਲ ਵਿਚ _ਰਿਹਾ। ਉਹ ਫਲਾਂ ਨੂੰ ਖਾਉਂਦਾ ਹੋਇਆ ਬਨਾਂ ਉਪਬਨਾਂ ਵਿਚ ਫਿਰਦਾ 
ਰਿਹਾ। _ਹਿਰਨਾਂ ਦਾ ਸ਼ਿਕਾਰ ਕਰਦਾ ਹੋਇਆ ਇਸਤਰੀ ਸਹਿਤ ਉਥੇ ਵਸਦਾ _ਰਿਹਾ।੩੯। 


ਤੇਰ੍ਹਵੇਂ ਵਰ੍ਹੇ ਬੀਰ ਸੈਨ ਨੇ ਸ਼ਰੀਰ ਛਡ ਦਿੱਤਾ ਅਤੇ (ਇਸ) ਮਿਤਿ ਲੋਕ ਨੂੰ ਤਿਆਗ ਕੇ 
ਸਵਰਗ-ਵਾਸੀ ਹੋ __ਗਿਆ। ਤਦ ਢੋਲਨ ਨੇ ਆ ਕੇ ਆਪਣਾ ਰਾਜ ਹਾਸਲ ਕਰ _ਲਿਆ ਅਤੇ 
ਰਾਣੀ _ਸ਼ਮਸ _ਨਾਲ ਬਹੁਤ ਵਰ੍ਹਿਆਂ ਤਕ ਸੁਖ _ਮਾਣਿਆ।੪0। 


/ਏਥੋ ਗੀ ਗਾਠੈਤੂੰਪ/#ਆਨ ਦੇ ਤੁਆ ਗਾਰਤ੍ਹ ਦੇ ਅੰ ਭੂਪ ਨੰਵਾਣ ਦੇ ਵੋ ਗੰਠਤ ਦੀ ਸਮਪਤੀ 
ਅਠ ਲਭ ਹੈ? _%੧/ _=੨੨55/ _ਰਲਟਾ/ 


ਦੰਹਰਾ 

ਤਪੀਸਾ ਦੇਸ ਵਿਚ ਅੱਠ ਚੋਰ ਇਸਤਰੀਆਂ (ਚੋਰਟੀਆਂ) ਰਹਿੰਦੀਆਂ ਸਨ। (ਉਹ) 
ਰਾਤ _ਦਿਨ ਚੋਰੀ ਕਰਦੀਆਂ ਸਨ, _ਪਰ ਕੋਈ ਵੀ (ਉਨ੍ਹ੍ਹੈਂ ਨੂੰ) ਸਮਝ ਨਹੀਂ ਸਕਦਾ _ਸੀ।੧। 
ਚਿਤ੍ਰਮਤੀ ਅਤੇ ਤਸਕਰ _ਕੁਅਰਿ ਦੋਵੇਂ ਉਨ੍ਹਾਂ _ਚੋਰਟੀਆਂ ਦੀਆਂ ਸਿਰਦਾਰ _ਸਨ। _(ਉਹ) ਮਾਰਗ 
ਵਿਚ ਬੈਠੀਆਂ ਰਹਿੰਦੀਆਂ ਸਨ ਅਤੇ _ਹਜ਼ਾਰਾਂ ਲੋਕਾਂ ਨੂੰ _ਲੁਟਦੀਆਂ _ਸਨ।੨। 

ਨਾਰਾਇਨ ਅਤੇ ਦਾਮੋਦੂ (ਸ਼ਬਦ) ਕਹਿ ਕੇ (ਫਿਰ) ਬਿੰਦ੍ਰਾਬਨ (ਸ਼ਬਦ) _ਉਚਾਰਦੀਆਂ 
ਸਨ। ਇਸ ਤਰ੍ਹਾਂ ਸੰਕੇਤ ('ਸਾਰਤ”) ਸੁਣਾ ਕੇ ਸਭ _ਹੀ ਸਮਝ ਜਾਂਦੀਆਂ ਸਨ।੩। _“ਨਾਰਾਇਨ'” 
(ਤੋਂ ਉਨ੍ਹਾਂ ਦਾ ਭਾਵ ਸੀ) “ਨਰ ਆਇਆ ਹੈ”, 'ਦਾਮੋਦਰ” (ਤੋਂ ਸੰਕੇਤ ਸੀ ਕਿ ਇਸ ਦੇ) ਅੰਗ 
(ਲਕ) ਨਾਲ ਦਾਮ (ਧਨ) ਹੈ। “ਬਿੰਦ੍ਰਾਬਨ” (ਤੋਂ ਭਾਵ ਸੀ ਕਿ ਇਸ ਨੂੰ) ਬਨ ਵਿਚ ਲੈ ਜਾ ਕੇ 
ਨਿਸੰਗ ਮਾਰ _ਦਿਓ।੪। 
ਚੱਪਾਣ 

ਜਦ (ਬਾਕੀ) ਇਸਤਰੀਆਂ ਇਸ ਤਰ੍ਹਾਂ ਸੁਣ ਲੈਂਦੀਆਂ ਤਾਂ ਉਸ ਆਦਮੀ ਨੂੰ ਬਨ ਵਿਚ 
ਲੈ ਜਾਂਦੀਆਂ। ਪਹਿਲਾਂ ਫਾਹੀ ਪਾ ਕੇ ਉਸ ਨੂੰ ਮਾਰ ਦਿੰਦੀਆਂ, ਫਿਰ ਪਿਛੋਂ ਉਸ ਦਾ ਧਨ ਚੁਰਾ 
ਲੈ'ਦੀਆਂ।੫। 


ਸੀ_ਦਸਮ-ਗ੍ਰੰਥ ਸਾਹਿਬ 


ਆਵਤ ਏਕ ਨਾਰ ਤਹ ਭਈ। ਫਾਸੀ _ਡਾਰਿ ਤਿਸੂ ਕੌ ਲਈ। 
ਤਬ ਅਬਲਾ ਤਿਨ ਬਚਨ ਉਚਾਰੇ। ਸੁ ਮੈ ਕਹਤ ਹੋ ਤੀਰ ਤਿਹਾਰੇ। ੬। 


੭%#ਤਾਲ 

ਕਹਿ ਨਿਮਿਤਿ ਮੁਹਿ ਮਾਰੋ ਅਤਿ ਧਨ ਦੇਤ ਹੋ। 

ਤੁਮਰੋ ਕਛੂ ਨ ਦਰਬੁ _ਚੁਰਾਏ ਲੇਤ ਹੋ। 

ਸਰਖਤ ਅਬ ਹੀ ਹਮ ਤੇ ਲੇਹੁ ਲਿਖਾਇ ਕੈ। 

ਹੋਂ _ਸਦਨ ਸਹਿਤ ਸਭ ਲੇਹੁ ਖਜਾਨੋ ਜਾਇ ਕੈ। ੭। 

ਜੋ ਤੁਮ ਫਾਸੀ ਡਾਰਿ ਅਬੈ ਮੁਹਿ ਘਾਇ ਹੋ। 

ਧਨ ਹਮਰੇ ਪਾਸ ਵਹੈ ਤੁਮ ਪਾਇ ਹੋ। 

ਸਰਖਤ _ਕ੍ਯੋ ਨ __ਲਿਖਾਇ _ਮੰਗਾਇਨ _ਲੀਜਿਯੈ। 

ਹੋਂ _ਧਾਮ ਸਹਿਤ ਸਭ ਜਾਇ ਖਜਾਨੋ _ਲੀਜਿਯੈ। ੮। 
ਦੰਹਰਾ 

ਚਿੰਤ ਕਰੀ ਇਸਤ੍ਰਿਨ ਜੁ ਹਮ ਲੈਹੈ ਇਹ ਧਨ ਘਾਇ। 

ਹ੍ਯਾ ਕੋ_ਦਰਬੁ ਕਰ ਆਇ ਹੈ ਹੁਆ ਕੋ ਲਯੋ ਨ ਜਾਇ। ੯। 

ਤਾ ਤੇ ਅਬੈ ਮੰਗਾਇ ਕੈ ਸਰਖਤ ਲੇਹੁ _ਲਿਖਾਇ। 

ਧਾਮ ਸਹਿਤ ਯਾ_ਕੌ _ਦਰਬ ਲੇਹਿ ਸਹਿਰ ਮੈ ਜਾਇ। ੧0। 


ਹੈ 


ਚੱਪਲਾਂ 


ਤਾ ਕੌ ਛੋਰਿ ਫਾਸ ਤੇ ਦਿਯੋ। ਆਪੁ ਨਗਰ ਕੋ ਮਾਰਗ ਲਿਯੋ। 
ਜਬ _ਸਰਖਤ _ਕਾਜਿਯਹਿ _ਨਿਹਾਰਿਯੋ। _ਤਿਨ ਕੌ ਚੌਕ _ਚਾਂਦਨੀ ਮਾਰਿਯੋ। 


ਦੰਹਰਾ 
ਤੁੰਦ ਕਲਾ ਤਬ ਬਨ ਬਿਖੈ ਐਸੋ ਚਤਿਰ _ਬਨਾਇ। 
ਪ੍ਰਾਨ ਰਾਖਿ ਧਨ ਰਾਖਿਯੋ ਉਨ _ਇਸਤ੍ਰਿਨਿ ਕੋ ਘਾਇ। ੧੩। ੧। 


ਗਤ ਸੁਭਮ ਸਤ) _%੨/ ੩੨੨੪੭ #ਫਲੰ/ 
ਦੰਹਰਾ 


ਗ੍ਰਾਰਿਏਰ ਗੜ ਮੋ ਰਹੈ ਭਦੂ ਸੈਨ ਨ੍ਰਿਪ ਨਾਮ। 
ਜਾ _ਕੋ ਜੀਵ ਜਗਤੁ _ਕੇ ਜਪਤ _ਆਠਹੂ _ਜਾਮ। _੧। 


੧੨। 


/ਏੱਤਾ ਨੰ ਗਾਹ ਪਲ੍ਯਾਨੇ /ਤਰ੍‌ਯਾ ਗੰਹੜ੍ਹੇ ਨੰ ਝੂਪ ਸੰਲਾਦੇ /ਣਕਾ ਸੈ ਲਾਸਨਵਂ ਯਾਰੇਤ੍ਹਾ ਗ਼ਆਪਤਆ 


ਚਰਿਤ੍ਰ ਪਾਖਿਆਨ ੬੫੯ 


ਉਥੇ ਇਕ ਇਸਤਰੀ ਆਈ। ਉਸ ਦੇ ਗਲੇ ਵਿਚ (ਉਨ੍ਹਾਂ ਨੇ) ਫਾਹੀ ਪਾ _ਦਿੱਤੀ। ਤਦ 
ਉਸ ਇਸਤਰੀ ਨੇ ਉਨ੍ਹਾਂ `ਨੂੰ ਬਚਨ _ਕਿਹਾ!। (ਹੇ ਰਾਜਨ!) ਉਹ (ਬਚਨ) ਮੈਂ ਤੁਹਾਡੇ ਕੋਲ 
ਕਹਿੰਦੀ ਹਾਂ।੬। 
੭%#ਤਾਲ 


(ਤੁਸੀਂ) ਮੈਨੂੰ ਕਿਸ ਲਈ ਮਾਰਦੀਆਂ ਹੋ? (ਮੈਂ ਤੁਹਾਨੂੰ) ਬਹੁਤ ਧਨ ਦਿੰਦੀ ਹਾਂ। ਮੈਂ 
ਤੁਹਾਡਾ ਕੋਈ ਧਨ ਨਹੀਂ _ਚੁਰਾਇਆ ਹੈ। ਮੇਰੇ ਕੋਲੋਂ ਹੁਣ ਹੀ _ਸੰਨਦ (“ਸਰਖਤ”) ਲਿਖਵਾ 
ਲਵੋ ਅਤੇ (ਮੇਰੇ) ਘਰ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ।੭। 


ਜੇ ਤੁਸੀਂ ਮੈਨੂੰ ਫਾਹੀ ਦੇ ਕੇ ਹੁਣ ਮਾਰ ਦਿਓਗੀਆਂ, ਤਾਂ ਤੁਸੀਂ ਉਹੀ ਧਨ ਪ੍ਰਾਪਤ ਕਰ 
ਸਕੋਗੀਆਂ ਜੋ ਮੇਰੇ ਪਾਸ ਹੈ। 'ਸੰਨਦ” ਕਿਉਂ ਨ ਲਿਖਵਾ ਕੇ (ਸਾਰਾ ਧਨ) ਮੰਗਵਾ ਲਵੋ ਅਤੇ 
ਸਦਨ ਸਮੇਤ ਸਭ ਕੁਝ ਖਜ਼ਾਨੇ ਵਿਚੋਂ ਜਾ ਕੇ ਲੈ _ਲਵੋ।੮। 


ਦੰਹਰਾ 

(ਉਨ੍ਹਾਂ) ਚੋਰਟੀਆਂ ਨੇ ਵਿਚਾਰ ਕੀਤਾ ਕਿ ਇਸ ਨੂੰ ਮਾਰ ਕੇ ਅਸੀਂ ਜੋ ਧਨ ਲਵਾਂਗੀਆਂ 
(ਉਹ) ਤਾਂ ਇਥੋਂ ਦਾ ਧਨ ਹੀ ਹੱਥ ਲਗੇਗਾ, ਉਥੋਂ ਦਾ (ਭਾਵ ਇਸ ਦੇ ਘਰ ਦਾ) ਧਨ ਨਹੀਂ 
ਲਿਆ ਜਾ ਸਕੇਗਾ।੯। ਇਸ ਲਈ ਹੁਣ (ਕਾਗਜ਼) ਮੰਗਵਾ ਕੇ ਇਸ ਤੋਂ ਸੰਨਦ ਲਿਖਵਾ ਲਈ 
ਜਾਏ ਅਤੇ ਘਰ ਸਮੇਤ _ ਇਸ ਦਾ ਸਾਰਾ ਧਨ ਸ਼ਹਿਰ ਵਿਚ ਜਾ ਕੇ ਪ੍ਰਾਪਤ ਕਰ ਲਿਆ ਜਾਏ।੧0। 


੭/#ਤਲ 


(ਉਨ੍ਹਾਂ ਨੇ _ਕਾਗ਼ਜ਼) ਮੰਗਵਾ _ਕੇ _ਸੰਨਦ _ਲਿਖਵਾ ਲਈ। _ਉਸ ਇਸਤਰੀ ਨੇ ਵੀ ਰੋਹ 
ਵਿਚ ਆ ਕੇ ਉਸ ਵਿਚ ਲਿਖ ਦਿੱਤਾ। (ਉਸ ਨੇ ਲਿਖ ਦਿੱਤਾ ਕਿ) ਮੈਨੂੰ ਇਕੱਲਾ ਜਾਣ ਕੇ 
ਫਾਹੀ ਪਾ ਲਈ ਹੈ ਅਤੇ ਸਾਰੇ ਬਸਤੁ _ਅਤੇ ਧਨ ਖੋਹ ਕੇ _ਸੰਨਦ ਲਿਖਵਾ ਲਈ ਹੈ।੧੧। 


ਚੱਪਾਣ 

ਉਸ ਨੂੰ ਫਾਹੀ ਤੋਂ ਮੁਕਤ ਕਰ _ਦਿੱਤਾ। ਆਪ ਨਗਰ _ਦਾ ਰਾਹ ਫੜਿਆ। ਜਦ ਕਾਜ਼ੀ 
ਨੇ _ਸੰਨਦ ਵੇਖੀ, ਤਾਂ ਉਨ੍ਹਾਂ ਨੂੰ ਚਾਂਦਨੀ ਚੌਕ _ਵਿਚ _ਮਾਰ _ਦਿੱਤਾ।੧੨। 
ਦੰਹਰਾ” 


ਤਦ ਤੁੰਦ ਕਲਾ ਨੇ ਬਨ ਵਿਚ ਇਸ ਪੁਕਾਰ ਦਾ ਚਰਿਤ੍ਰ ਖੇਡਿਆ। (ਉਸ ਨੇ) ਪ੍ਰਾਣ 
ਬਚਾ ਕੇ ਧਨ ਵੀ ਸੁਰਖਿਅਤ ਕਰ _ਲਿਆ ਅਤੇ ਉਨ੍ਹਾਂ _ਚੋਰਟੀਆਂ ਨੂੰ ਮਰਵਾ _ਦਿੱਤਾ।੧੩। 


/ਏਥੋਂ ਗੰ ਗਾਰੇਤੂੰਪ/ਮਆਨ ਦੇ ਤੁੰਆ ਲਾਰੜ੍ਹ ਦੇ ਮੰਤ ਭੂਪ ਸੰਵਾਦ ਦੇ _%=ਵੋ' ਲਾੰਠਤ੍ਹ ਟੀ ਸਮਾਪਤੀ 
ਭਾ ਲਭ _ਹੈ/ _%੨/ =੨੦੨੪/ _ਜਲਦਾ/ 


੬੬0 


ਸੀ ਦਸਮ-ਗੁੁੰਥ ਸਾਹਿਬ 


ਚੱਪਣਾ 
ਬਿਜੈ ਕੁਅਰਿ ਤਾ ਕੀ _ਬਰਨਾਰੀ। _ਨਿਜੁ _ਹਾਥਨ ਬਿਧਿ ਜਨੁਕ _ਸਵਾਰੀ। 
ਅਪੁਮਾਨ ਤਿਹ _ਪੂਭਾ _ਬਿਰਾਜੈ। _ਜਾ ਕੌ __ਨਿਰਖਿ ਚੰਦੂਮਾ _ਲਾਜੈ। _੨। 


ਦੰਹਰਾ 
ਭਦੂ ਸੈਨ ਨ੍ਰਿਪ ਏਕ ਦਿਨ ਖੇਲਨ _ਚੜਿਯੋ __ਸਿਕਾਰ। 
ਜਾਨ _ਬੈਰਿਯਨ ਘਾਤ ਤਿਹ ਤਾ ਕੌ ਦਿਯੋ ਸੰਘਾਰ। ੩। 


ਚੱਪਲਾਂ 
ਚਲੀ _ਖਬਰਿ ਰਾਨੀ ਪਹਿ ਆਈ। ਰਾਜਾ _ਹਨੇ _ਬੈਰਿਯਨ ਜਾਈ। 
ਤਬ ਰਾਨੀ ਮਨ ਮੰਤ੍ਰ ਬਿਚਾਰਿਯੋ। ਸੁ ਮੈ ਚੌਪਈ ਮੋ ਕਹਿ ਡਾਰਿਯੋ। ੪। 


ਸੁਤ ਬਾਲਕ _ਹਮਰੋ ਬਿਧਿ ਕੀਨੋ। ਨਾਥ ਮਾਰਗ ਸੁਰ ਪੁਰ ਕੋ ਲੀਨੋ। 
ਤਾ ਤੇ ਇਹੈ ਚਰਿਤ੍ਰ ਬਿਚਾਰੋ। ਛਲ ਕਰਿ ਤਿਨ ਬੈਰਿਨ ਕੋ ਮਾਰੋਂ। ੫। 


ਲਿਖ ਪਤ੍ਰੀ ਤਿਨ ਤੀਰ ਪਠਾਈ। ਨਿਰਿਪ ਜੋ _ਕਰੀ ਤੈਸਿਯੈ ਪਾਈ। 
ਸੂਰਜ ਕਲਾ _ਦੁਹਿਤਾ ਕੌ ਲੀਜੈ। _ਹਮ ਸਭ ਕੀ ਪ੍ਰਤਿਪਾਰਾ ਕੀਜੈ। _੬। 


ਪਤ੍ਰੀ ਬਾਚਿ ਫੂਲਿ ਜੜ _ਗਏ। ਜੋਰਿ ਬਰਾਤਹਿ ਆਵਤ _ਭਏ। 
ਜਬ ਹੀ ਭਦੂ ਸੈਨ ਪੁਰ ਆਏ। ਤਬ ਰਾਨੀ ਯੌ ਬਚਨ ਸੁਨਾਏ। ੭। 


ਏਕ _ਏਕ ਸਾਊ ਹ੍ਯਾ ਆਵਹਿ। ਹਮ ਤੇ ਪਾਵ ਪੁਜਾਵਤ _ਜਾਵਹਿ। 
ਤਾ ਪਾਛੇ ਆਪੁਨ ਨ੍ਰਿਪ ਆਵੈ। ਸੂਰਜ ਕਲਾ ਕੋ _ਲੈ ਘਰ ਜਾਵੈ। ੮। 


ਹਮਰੇ ਧਾਮ ਰੀਤਿ ਇਹ ਪਰੀ। ਤਾ ਤੇ ਜਾਤ ਦੂਰਿ ਨਹਿ ਕਰੀ। 
ਏਕ ਏਕ ਜੋਧਾ ਪ੍ਰਥਮਾਵਹਿ। ਤਾ ਪਾਛੈ ਰਾਜਾ ਕੌ ਲ੍ਯਾਵਹਿ। ੯। 


ਏਕ ਏਕ ਸਾਊ ਤਹ ਆਯੋ। _ਡਾਰਿ ਡਾਰਿ ਫਾਸੀ ਤ੍ਰਿਯ ਘਾਯੋ। 
ਏਕ ਸੰਘਾਰਿ ਡਾਰਿ ਕਰਿ ਦੀਜੈ। ਦੂਸਰ ਕੌ ਯੌ ਹੀ ਬਧ ਕੀਜੈ। ੧0। 


ਸਭ _ਸੂਰਨ ਕੋ ਪ੍ਰਥਮ _ਸੰਘਾਰਿਯੋ। ਮਾਰਿ _ਭੋਹਰਨ ਭੀਤਰਿ ਡਾਰਿਯੋ। 
ਤਾ ਪਾਛੇ ਨ੍ਰਿਪ ਬੋਲ _ਪਠਾਯੋ। _ਰਾਨੀ _ਡਾਰਿ _ਫਾਸ ਗਰ _ਘਾਯੋ। _੧੧। 


ਦੰਹਾਰਾ 
ਸਭ ਸੂਰਾ ਪ੍ਰਥਮੈ ਹਨੇ ਬਹੁਰਿ ਨ੍ਰਿਪਤਿ ਕੌ ਕੂਟਿ। 
ਜੋ ਲਸਕਰ ਬਾਕੀ ਬਚਿਯੋ _ਸੋ_ ਸਭ _ਲੀਨੋ _ਲੂਟਿ। ੧੨। 
ਸਭ ਬੈਰਿਨ ਕੌ ਘਾਇ ਕੈ ਸੁਤ ਕੌ ਰਾਜ ਬੈਠਾਇ। 
ਪੁਨਿ ਪਤਿ ਕੇ ਫੈਟਾ ਭਏ ਜਰੀ ਮਿ੍‌ਦੰਗ ਬਜਾਇ। ੧੩। ੧। 


/ਛੰਤਾ ਹੀ ਲਾਰਤ੍ਹ _ਖਲੂਯਾਨੋ /ਤਰ੍‌ਯਾ ਲਾੜੇ ਅੰਤਾਂ ਭੂਖ ਸੰਲਾਦੇ /ਏਕ ਐਂ /ਤੈਸਨਵੇਂ ਲਾੰਠਤਹ ਆਤਮ 


ਡਾ _ਨਭਮ ਸਤ/ _%ਤ/ =੨੩੭/ %ਫਲਹੰ/ 


ਚਰਿਤ੍ਰ ਪਾਖਿਆਨ ੬੬੧ 


ਚੱਪਾਣ 

ਉਸ ਦੀ ਬਿਜੈ ਕੁਅਰਿ ਨਾਂ ਦੀ ਸੁੰਦਰ ਇਸਤਰੀ 
ਨਾਲ _ਬਣਾਈ ਹੋਵੇ। ਉਸ ਦਾ ਬਹੁਤ ਸੁੰਦਰ ਸਰੂਪ 
ਲਜਾਉ'ਦਾ _ਸੀ।੨। 
ਦੰਹਰਾ 

ਭਦੂ _ਸੈਨ ਰਾਜਾ ਇਕ _ਦਿਨ ਸ਼ਿਕਾਰ ਖੇਡਣ _ਚੜ੍ਹਿਆ। ਵੈਰੀਆਂ ਨੇ ਘਾਤ _ਲਗਾ ਕੇ 
ਉਸ ਨੂੰ ਮਾਰ ਦਿੱਤਾ।੩। 
ਚੱਪਾਣ 

ਇਹ ਖ਼ਬਰ ਰਾਣੀ ਤਕ ਪਹੁੰਚੀ ਕਿ ਵੈਰੀਆਂ ਨੇ ਜਾ ਕੇ ਰਾਜੇ ਨੂੰ ਮਾਰ ਦਿੱਤਾ ਹੈ। ਤਦ 
ਰਾਣੀ ਨੇ ਮਨ ਵਿਚ ਵਿਚਾਰ ਕੀਤਾ। (ਕਵੀ ਕਹਿੰਦਾ ਹੈ) ਉਹ ਮੈਂ ਚੌਪਈ ਵਿਚ ਕਹਿ ਦਿੱਤਾ 
ਹੈ।੪। 

ਮੇਰਾ ਪੁੱਤਰ ਤਾਂ ਪਰਮਾਤਮਾ ਨੇ (ਅਜੇ) ਛੋਟਾ ਹੀ ਕੀਤਾ ਹੈ (ਭਾਵ ਰਖਿਆ ਹੈ) ਅਤੇ 
ਪਤੀ ਨੇ ਸਵਰਗ ਦਾ ਮਾਰਗ ਲੈ ਲਿਆ ਹੈ। ਇਸ ਲਈ ਕੋਈ ਅਜਿਹਾ ਚਰਿਤ੍ਰ ਵਿਚਾਰਨਾ 
ਚਾਹੀਦਾ ਹੈ। _ਛਲ _ਨਾਲ _ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ।੫। 

ਉਸ ਨੇ ਚਿੱਠੀ ਲਿਖ ਕੇ ਵੈਰੀ ਰਾਜੇ ਕੋਲ ਭੇਜੀ। (ਅਤੇ ਲਿਖਿਆ ਕਿ) ਰਾਜੇ ਨੇ ਜੋ 
ਕੀਤਾ ਹੈ, ਉਹੀ ਪਾਇਆ ਹੈ। (ਹੁਣ ਕ੍ਰਿਪਾ ਕਰ ਕੇ ਮੇਰੀ) ਪੁੱਤਰੀ ਸੂਰਜ ਕਲਾ ਨੂੰ ਲੈ ਲਵੋ 
ਅਤੇ _ਅਸਾਂ ਸਾਰਿਆਂ ਦੀ _ਪੁਤਿਪਾਲਨਾ _ਕਰੋ।੬। 

ਚਿੱਠੀ ਪੜ੍ਹ _ਕੇ (ਸਾਰੇ) ਮੂਰਖ ਫੁਲ ਗਏ ਅਤੇ ਬਰਾਤ ਜੋੜ ਕੇ ਆ ਗਏ। ਜਦ ਉਹ 
ਭਦੂ ਸੈਨ ਦੇ ਨਗਰ ਵਿਚ ਆਏ, ਤਦ ਰਾਣੀ ਨੇ ਇਸ ਤਰ੍ਹਾਂ ਕਿਹਾ--।੭। 

ਇਕ ਇਕ ਸਾਊ ਇਥੇ ਆਵੇ ਅਤੇ ਮੇਰੇ ਕੋਲੋਂ (ਆਪਣੇ) ਪੈਰ _ਪੁਜਵਾਉਂਦਾ _ਜਾਏ। 
ਉਨ੍ਹਾਂ ਤੋਂ _ਬਾਦ ਰਾਜਾ ਆਪ _ਆਵੇ ਅਤੇ ਸੂਰਜ ਕਲਾ ਨੂੰ ਲੈ ਕੇ ਘਰ _ਜਾਵੇ।੮। 

ਸਾਡੇ ਘਰ ਦੀ ਇਹ ਰੀਤ ਹੈ ਜਿਸ ਕਰ ਕੇ (ਇਸ ਨੂੰ) ਦੂਰ ਨਹੀਂ ਕੀਤਾ ਜਾ _ਸਕਦਾ। 
ਪਹਿਲਾਂ ਇਕ ਇਕ ਯੋਧਾ ਆਵੇ ਅਤੇ ਉਸ ਤੋਂ ਬਾਦ ਰਾਜੇ ਨੂੰ ਲੈ ਕੇ ਆਉਣਾ।੯। 

ਇਕ ਇਕ ਕਰ ਕੇ ਸਾਊ ਉਥੇ ਆਇਆ। ਉਨ੍ਹਾਂ ਨੂੰ ਫਾਹੀ ਪਾ ਪਾ ਕੇ ਇਸਤਰੀ ਨੇ 
ਮਾਰ ਦਿੱਤਾ। ਇਕ ਨੂੰ ਮਾਰ ਕੇ ਸੁਟ ਦਿੰਦੀ (ਅਤੇ ਫਿਰ) ਦੂਜੇ ਦਾ ਵੀ ਇਸੇ ਤਤ੍ਹਾਂ ਬਧ ਕਰ 
ਦਿੰਦੀ।੧0। 


ਸੀ। ਮਾਨੋ _ਵਿਧਾਤਾ 
ਸੀ ਨੂੰ ਵੇਖ 


ਸਭ ਸੂਰਮਿਆਂ ਨੂੰ ਪਹਿਲਾਂ ਮਾਰ ਦਿੱਤਾ ਅਤੇ _ਮਾਰ ਕੇ _ਭੋਰਿਆਂ ਵਿਚ ਸੁਟ ਦਿੱਤਾ। 
ਉਨ੍ਹਾਂ ਤੋਂ ਬਾਦ ਰਾਜੇ ਨੂੰ ਬੁਲਾਇਆ। ਰਾਣੀ ਨੇ ਉਸ ਦੇ ਗਲੇ ਵਿਚ ਫਾਹੀ ਪਾ ਕੇ ਮਾਰ 
ਦਿੱਤਾ।੧੧। 
ਦੰਹਾਰਾ 


ਪਹਿਲਾਂ ਸਾਰੇ ਸੂਰਮੇ ਮਾਰ ਦਿੱਤੇ ਅਤੇ ਫਿਰ ਰਾਜੇ ਨੂੰ ਕੁਟ ਸੁਟਿਆ। ਜੋ ਲਸ਼ਕਰ ਬਾਕੀ 
ਬਚਿਆ ਸੀ ਉਸ ਸਾਰੇ ਨੂੰ ਲੁਟ _ਲਿਆ। _੧੨। _ਸਭ ਵੈਰੀਆਂ ਨੂੰ ਮਾਰ ਕੇ ਪੁੱਤਰ ਨੂੰ ਗੱਦੀ 
ਉਤੇ ਬਿਠਾਇਆ। ਫਿਰ ਢੋਲ ਵਜਾ ਕੇ ਪਤੀ ਦੇ ਫੈਂਟੇ (ਸਿਰ ਲਪੇਟਣ ਦੇ ਬਸਤ੍ਰ) ਨਾਲ ਸੜ 
ਮੋਈ। _੧੩। 
/ਟਥੋਂ ਨੂੰ ਗਰੇਤੂੱਪ/ੰ#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ %ਤਵੇਂ'` ਗਾਰੇੜ੍ਹ ਦੀ ਗ਼ਆਪਤ£ 
ਭਾ ਲਭ ਹੰ/ _%੬ਤ/ =੨੨੨੭/ ਜਲਦਾ/ 


ਸੀ _ਦਸਮ-ਗ੍ਰੰਥ ਸਾਹਿਬ ਚਰਿਤ੍ਰ ਪਾਖਿਆਨ ੬੬੩ 


ਚੱਪਣਾ ਜੱਪਣਾ 
ਉਦੈ ਪੁਰੀ ਖੁਰਰਮ ਕੀ ਨਾਰੀ। _ਹਜਰਤਿ ਕੌ_ਪ੍ਰਾਨਨ ਤੇ ਪ੍ਯਾਰੀ। ਉਦੈ ਪੁਰੀ (ਨਾਲ _ਸੈਬਧ _ਰਖਣ _ਵਾਲੀ) ਖੁੱਰਮ _(ਸ਼ਾਹਜਹਾਨ) ਦੀ ਇਸਤਰੀ ਬਾਦਸ਼ਾਹ 
ਮੁਖ ਸੂਖਤ ਜੀ _ਜੀ ਤਿਹ ਕਰਤੇ। ਅਨਤ ਨ_ਲਖੇ ਤਵਨ ਕੇ ਡਰਤੇ। ੧। ਨੂੰ ਪ੍ਰਾਣਾਂ ਤੋਂ ਵੀ ਪਿਆਰੀ ਸੀ। ਉਸ ਨੂੰ ਜੀ ਜੀ ਕਰਦਿਆਂ ਉਸ ਦਾ ਮੂੰਹ ਸੁਕਦਾ ਸੀ ਅਤੇ 
੍‌ ਉਸ ਤੋਂ ਡਰਦਿਆਂ ਹੋਰ ਕਿਸੇ ਵਲ ਵੇਖਦਾ ਵੀ ਨਹੀਂ _ਸੀ।੧। 
ਬੇਗਮ _ਬਾਗ _ਏਕ _ਦਿਨ _ਚਲੀ। _ਸੋਰਹ _ਸਤ _ਲੀਨੋ ਸੰਗ _ਅਲੀ। ਇਕ ਦਿਨ ਸੋਲ੍ਹਾਂ `ਸੋ ਸਹੇਲੀਆਂ ਨੂੰ ਨਾਲ _ਲੈ _ਕੇ ਬੇਗਮ _ਬਾਗ _ਵਲ _ਗਈ। _(ਉਥੇ) 
ਸੁੰਦਰ ਨਰ ਇਕ ਪੇਖਤ ਭਈ। ਤ੍ਰਿਯ ਕੌ _ਭੂਲਿ ਸਕਲ ਸੁਧਿ ਗਈ। ੨। ਉਸ ਨੇ ਇਕ ਸੁੰਦਰ ਆਦਮੀ ਨੂੰ ਵੇਖਿਆ (ਤਾਂ ਉਸ) ਇਸਤਰੀ ਨੂੰ ਸਾਰੀ ਸੁੱਧ ਬੁੱਧ _ਭੁਲ 
ਨ ਗਈ।੨। 
ਜੋਬਨ _ਕੁਅਰਿ _ਸਖੀ_ਹੁਤੀ ਲੀਨੀ _ਨਿਕਟ _ਬੁਲਾਇ। ਵਿ 
ਉਦੈ ਪੁਰੀ ਤਾ ਸੌ ਸਕਲ ਭੇਦ ਕਹਿਯੋ ਸਮਝਾਇ। _੩। (ਬੇਗਮ ਦੀ ਇਕ) ਜੋਬਨ ਕੁਅਰਿ ਨਾਂ ਦੀ ਸਖੀ ਸੀ, ਉਸ ਨੂੰ ਕੋਲ ਬੁਲਾ ਲਿਆ। ਉਸ 
ਨਾ ਨੂੰ ਉਦੈ ਪੁਰੀ (ਬੇਗਮ) ਨੇ ਸਾਰੀ _ਗੌਲ ਸਮਝਾ _ਦਿੱਤੀ।੩। 
ਕਾਨਿ ਕਰੌ ਨਹਿ _ਸਾਹਿਜਹਾਨ ਕੀ ਧਾਮ ਜਿਤੋ ਧਨ ਹੈ ਸੁ ਲੁਟਾਊ। ਮਾਵਾਂ ਸ਼ਾ 
ਅੰਬਰ _ਫਾਰਿ ਦਿਗੈਬਰ ਹ੍ਹੋ ਕਰਿ _ਚੰਦਨੁਤਾਰਿ _ਬਿਭੂਤਿ _ਚੜਾਊ। (ਤੂੰ) ਸ਼ਾਹਜਹਾਨ ਦੀ ਬਿਲਕੁਲ ਪਰਵਾਹ _ਨ ਕਰੀਂ, (ਮੇਰੇ _ਪਾਸ) ਜਿਤਨਾ _ਧਨ ਹੈ, 
ਕਾ ਸੌ ਕਹੋ ਨਹਿ ਤੂ ਹਮਰੋ ਕੋਊ ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊ। ਲੁਟਾ _ਦਿਆਂਗੀ। ਬਸਤੁ _ਫਾੜ ਕੇ ਅਤੇ _ਨਿਰਬਸਤਰ ਹੋਕੇ ਚੰਦਨ (ਦੇ ਲੇਪ ਨੂੰ) ਉਤਾਰ ਕੇ 
ਪੰਖ ਦਏ ਬਿਧਿ ਤ ਲਖਿ ਮੋ ਕਹ ਪੀਤਮ ਕੌ ਉਡਿ ਕੈ ਮਿਲਿ ਆਉ। ੪। ਬਿਭੂਤ ਮਲ _ਲਵਾਂਗੀ। ਕਿਸ ਨਾਲ ਗੱਲ ਕਰਾਂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ ਜਿਸ ਨੂੰ ਮਨ 
੍‌ ਚ ੍‌ ੍‌ ਦੀ ਪੀੜ ਸੁਣਾ _ਸਕਾਂ। ਜੇ ਰੱਬ ਨੇ ਮੈਨੂੰ ਖੰਭ ਲਗਾਏ ਹੁੰਦੇ, ਤਾਂ ਤੇਰੇ ਵੇਖਦਿਆਂ ਪ੍ਰੀਤਮ ਨੂੰ 
ਪ੍ਰੀਤਿ ਕਰੀ ਤਿਹ ਸੌ ਕਿਹ ਕਾਜ ਸੁ ਮੀਤ ਕੇ ਕਾਜ ਜੁ ਮੀਤ ਨ ਆਵੈ। ਉਡ ਕੇ ਮਿਲ ਆਉਂਦੀ।੪। 
ਪੀਰ ਕਹੈ ਅਪਨੇ ਚਿਤ ਮੈ ਉਹਿ ਪੀਰ ਕੌ ਪੀਰ ਕੇ ਨੀਰ ਬੁਝਾਵੈ। ਉਸ ਨਾਲ ਕੀਤੀ ਪ੍ਰੀਤ ਕਿਸ ਕੰਮ ਦੀ, ਜੇ ਮਿਤਰ ਦੇ ਕੰਮ ਮਿਤਰ ਨ _ਆਵੇ। ਆਪਣੇ 
ਹੋ _ਅਟਕੀ ਮਨ_ਭਾਵਨ ਸੌ ਮੁਹਿ ਕੈਸਿਯੈ ਬਾਤ ਕੋਊ ਕਹਿ _ਜਾਵੈ। ਚਿਤ ਦੀ ਪੀੜ ਉਸ ਨਾਲ ਸਾਂਝੀ ਕਰੇ, ਉਸ _ਪੀੜ ਨੂੰ (ਮਿਤਰ ਆਪਣੀ) ਪੀੜ _ਸਮਝ ਕੇ 
ਹੌ ਹੋਊ ਦਾਸਨ ਦਾਸਿ ਸਖੀ ਮੁਹਿ ਜੋ ਕੋਊ ਪ੍ਰੀਤਮ ਆਨਿ _ਮਿਲਾਵੈ। ੫॥ (ਅਖਾਂ ਦੇ) ਜਲ ਨਾਲ ਬੁਝਾ ਦੇਵੇ। ਮੈਂ ਤਾਂ ਆਪਣੇ ਮਨ ਭਾਉਂਦੇ ਪ੍ਰੀਤਮ ਨਾਲ ਅਟਕ ਗਈ 
ਹਾਂ, ਮੈਨੂੰ ਕੋਈ ਭਾਵੇਂ ਕੁਝ ਗੱਲ ਕਹਿ _ਜਾਵੇ। ਹੇ ਸਖੀ! ਮੈਂ ਉਸ ਦੇ ਦਾਸਾਂ ਦੀ ਦਾਸੀ ਹੋਵਾਂਗੀ 
ਜੋ_ਸਖੀ ਕਾਜ ਕਰੈ ਹਮਰੋ ਤਿਹ ਭੂਖਨ ਕੀ ਕਛੁ ਭੂਖ ਨ ਹੈ ਹੈ। ਜੋ ਕੋਈ ਮੈਨੂੰ ਪ੍ਰੀਤਮ ਆਣ ਕੇ ਮਿਲਾ ਦੇਵੇ।੫। 
ਬਸਤ੍ਰ ਅਪਾਰ ਭਰੇ ਘਰ ਬਾਰ ਸੁ ਏਕਹਿ ਬਾਰ ਹਜਾਰਨ ਲੈਹੈ। ਹੇ ਸਖੀ! ਜੇ ਤ? ਮੇਰਾ ਕੰਮ ਕਰ ਦੇਵੇਂ ਤਾਂ ਤੈਨੂੰ ਗਹਿਣਿਆਂ ਦੀ ਭੁਖ ਨਹੀਂ ਰਹੇਗੀ। 
ਮੋਰੀ ਦਸਾ _ਅਵਲੋਕਿ ਕੈ ਸੁੰਦਰਿ ਜਾਨਤ ਹੀ _ਹਿਯੋ_ਮੈ ਪਛੂਤੈਹੈ। ਘਰ ਵਿਚ ਅਪਾਰ ਬਸਤ੍ਰ ਭਰੇ ਹੋਏ ਹਨ, (ਭਾਵੇਂ) ਇਕੋ ਵਾਰ ਹਜ਼ਾਰਾਂ ਲ0 ਲਈਂ। ਹੇ ਸੁੰਦਰੀ! 
ਕੀਜੈ ਉਪਾਇ ਦੀਜੈ ਬਿਖੁ ਆਇ ਕਿ ਮੀਤ ਮਿਲਾਇ ਕਿ ਮੋਹੂ ਨ ਪੈਹੈ। ੬। ਮੇਰੀ ਹਾਲਤ _ਵੇਖ _ਕੇ ਉਹ _ਹਿਰਦੇ ਵਿਚ _ਪਛਤਾਵੇਗਾ। ਕੋਈ _ਉਪਾ ਕਰ ਕੇ ਮੈਨੂੰ ਮਿਤਰ 
੍‌ ੍‌ ਹੂ ਮਿਲਾ ਦੇ, ਜਾਂ ਆ ਕੇ ਵਿਸ਼ ਦੇ ਦੇ, (ਪ੍ਰੀਤਮ ਤੋਂ ਬਿਨਾ ਮੈਨੂੰ) ਨਹੀਂ ਪਾ _ਸਕੇਂਗੀ (ਅਰਥਾਤ[ 
ਐਸੇ_ਉਦੈ ਪੁਰੀ ਕੇ ਮੁਖ ਤੇ ਬਚ ਜੋਬਨ ਕੁਅਰਿ ਜਬੈ ਸੁਨਿ ਪਾਯੋ। ਮਰ _ਜਾਵਾਂਗੀ)।੬। 
ਤਾਹਿ ਪਛਾਨ ਭਲੀ ਬਿਧਿ ਸੌ ਮਨ ਬੀਚ _ਬਿਚਾਰ ਇਹੈ ਠਹਰਾਯੋ। ਇਸ ਤਰ੍ਹਾਂ ਦੇ ਬਚਨ ਉਦੈ ਪੁਰੀ ਬੇਗਮ ਦੇ ਮੂੰਹ ਤੋਂ ਜਦੋਂ ਜੋਬਨ ਕੁਅਰਿ ਨੇ ਸੁਣੇ ਤਾਂ 
ਦੇਗ ਮੈ _ਡਾਰਿ ਚਲੀ ਤਿਤ ਕੋ ਬਗਵਾਨਨ ਭਾਖਿ _ਪੜ੍ਹਾਨ _ਲਖਾਯੋ। ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਮਨ ਵਿਚ ਇਹ ਵਿਚਾਰ ਕੀਤਾ। _ਉਸ ਨੂੰ ਦੇਗ 
ਸਾਇਤ ਏਕ _ਬਿਹਾਨੀ ਨ ਬਾਗ ਮੈ _ਆਨਿ _ਪਿਆਰੀ ਕੌ ਮੀਤ _ਮਿਲਾਯੋ। _੭। ਵਿਚ ਪਾ ਕੇ ਉਸ ਪਾਸੇ ਵਲ ਚਲ ਪਈ ਅਤੇ ਮਾਲੀਆਂ ਨੂੰ (ਉਸ ਵਿਚ) ਪਕਵਾਨ ਪਿਆ 
ਹੋਇਆ ਦਸਿਆ। ਇਕ ਘੜੀ ('ਸਾਇਤ”) ਵੀ ਨ ਬੀਤੀ ਕਿ ਪਿਆਰੀ ਨੂੰ ਬਾਗ਼ ਵਿਚ ਯਾਰ 
ਫਰਰਾ ਮਿਲਾ _ਦਿੱਤਾ।੭। 
ਉਦੈ ਪੂਰੀ ਪਿਯ _ਪਾਇ ਤਿਹ ਚਰਨ ਰਹੀ _ਲਪਟਾਇ। ਦਾਰਾ 
ਤਾ ਕੋ ਜੋ ਦਾਰਿਦ ਹੁਤੇ ਛਿਨ ਮੈ ਦਯੋ ਮਿਟਾਇ। ੮। ਉਦੈ ਪੁਰੀ ਬੇਗਮ ਪ੍ਰੀਤਮ ਨੂੰ ਪ੍ਰਾਪਤ ਕਰ ਕੇ ਉਸ ਦੇ ਚਰਨਾਂ ਨਾਲ _ਲਿਪਟ _ਗਈ। 


ਉਸ (ਸਹੇਲੀ) ਦਾ ਜੋ _ਦਰਿਦੂ (ਗਰੀਬੀ) ਸੀ, ਛਿਣ ਭਰ ਵਿਚ ਮਿਟਾ ਦਿੱਤਾ।੮। 


੬੬੪ 


ਸੀ _ਦਸਮ-ਗੁੁੰਥ ਸਾਹਿਬ 


੭/#ਤਲ 


ਗਹਿ ਗਹਿ ਤਾ ਕੋ ਬਾਲ ਗਰੇ ਚਿਮਟਤ ਭਈ। 
ਲਪਟਿ ਲਪਟਿ ਤਾ ਕੇ ਆਸਨ ਕੇ ਤਰ ਗਈ। 


ਚਤੁਰ _ਚਤੁਰਿਯਹਿ ਭਾਵਈ ਛਿਨਕ _ਨ_ਛੋਰਿਯੋ _ਜਾਇ। _੧੨। 


ਤਾ ਕੀ ਤ੍ਰਿਯਾ ਭੇਦ ਸੁਨਿ ਪਾਯੋ। ਉਦੈ ਪੁਰੀ ਮੋ ਪਤਿਹਿ ਬੁਲਾਯੋ। 
ਭਾਤਿ ਭਾਤਿ ਤਾ ਸੌ ਰਤਿ ਕਰੀ । ਮੋ ਤੇ ਜਾਤ ਬਾਤ ਨਹਿ ਜਰੀ। ੧੩। 


ਸਾਹਿਜਹਾਂ ਪੈ ਅਬੈ ਪੁਕਾਰੌ। ਛਿਨ ਮੈ ਤੁਮੈ ਖ੍ਹਾਰ ਕਰਿ ਡਾਰੋ। 
ਯੌ ਕਹਿ ਬੈਨ ਜਾਤ ਭੀ ਤਹਾ। ਹਜਰਤਿ ਰੰਗ ਮਹਲ ਮਹਿ ਜਹਾ। _੧੪। 


ਉਦੈਪੁਰੀ ਤਿਹ ਸੰਗ _ਲ੍ਯਾਈ। _ਤਬ ਲੌ ਨਾਰਿ ਪੁਕਾਰਿ ਸੁਨਾਈ। 
ਸਾਹਿਜਹਾਂ ਤਬ _ਬਚਨ _ਉਚਾਰੇ। _ਕਵਨ ਕਰਤ ਇਹ ਸੋਰ _ਦੁਆਰੇ। _੧੫। 


ਦੰਹਾਰਾ 
ਉਦੈ ਪੁਰੀ ਤਬ ਯੌ ਕਹਿਯੋ ਸਮੁਝਿ ਚਿਤ ਕੈ ਮਾਹਿ। 
ਸਤੀ ਭਯੋ ਚਾਹਤ ਤ੍ਰਿਯਾ ਹੋਨ ਦੇਤ ਇਹ _ਨਾਹਿ। _੧੬। 
ਦੱਪਲ? 
ਤਬ ਹਜਰਤਿ ਇਹ ਭਾਤਿ ਉਚਾਰੋ। ਯਾ_ਕੌ_ਮਨੈ ਕਰੋਂ ਜਿਨਿ ਜਾਰੋਂ। 


ਤ੍ਰਿਯ ਜਨ ਸੰਗ ਅਮਿਤ ਕਰਿ ਦਏ। ਤਾ ਕਹ ਪਕਰਿ ਜਰਾਵਤ _ਭਏ। _੧੭। 


ਚਰਿਤ੍ਰ ਪਾਖਿਆਨ ੬੬੫ 


੭/#ਤੜਲ 


ਉਸ (ਯਾਰ) ਨੂੰ ਇਸਤਰੀ ਫੜ ਫੜ ਕੇ ਗਲੇ ਨਾਲ ਲਗਾਉਣ ਲਗੀ ਅਤੇ _ਲਿਪਟ 
ਲਿਪਟ ਕੇ ਉਸ ਦੇ ਆਸਣ ਦੇ ਹੇਠਾਂ ਹੋ ਗਈ। ਚੌਰਾਸੀ ਆਸਣਾਂ ਨੂੰ ਚੰਗੀ ਤਰ੍ਹਾਂ ਕਰ ਕੇ 
ਔਠ _ਪਹਿਰ _ਤਕ ਪ੍ਰਸੰਨਤਾ ਪੂਰਵਕ _ਰਤੀ-ਕ੍ਰੀੜਾ _ਕੀਤੀ।੯। 
ਦੰਹਰਾ 

ਨੌਜਵਾਨ ਇਸਤਰੀ ਅਤੇ ਨੌਜਵਾਨ ਮਰਦ ਅਤੇ ਤੀਜੀ _ਚੰਦੂਮਾ ਦੀ ਚਾਂਦਨੀ ('ਜੌਨਿ”) 
ਵਿਚ _ਲਿਪਟ _ਲਿਪਟ ਕੇ ਰਤੀ ਕਰਦੇ, ਉਨ੍ਹਾਂ ਵਿਚੋਂ ਭਲਾ _ਕੌਣ _ਹਾਰੇ।੧0। 


੭/#ਤਲ 


(ਉਹ) ਕੋਕ ਸ਼ਾਸਤਰ ਦੇ ਮਤਾਂ ਨੂੰ ਮੂੰਹੋਂ ਉਚਾਰ ਕੇ, ਭਾਂਤ ਭਾਂਤ ਦੀ ਬਾਗ਼ ਦੀ_ ਪ੍ਰਭਾ 
ਵੇਖਦੇ `ਸਨ। (ਉਨ੍ਹਾਂ ਨੇ) ਚੰਗੀ ਤਰ੍ਹਾਂ ਚੌਰਾਸੀ ਆਸਣ _ਕੀਤੇ। _ਗਲੇ ਨਾਲ _ਲਿਪਟ _ਲਿਪਟ 
ਕਈ ਪ੍ਰਕਾਰ ਦੀ _ਰਤੀ-ਕ੍ਰੀੜਾ _ਕੀਤੀ।੧੧। 


&੍‌੭ 02੧੨ 


ਦੰਹਰਾ” 

ਭਾਂਤ ਭਾਂਤ ਨਾਲ _ਲਿਪਟ ਕੇ (ਉਨ੍ਹਾਂ ਨੇ) ਚੌਰਾਸੀ ਆਸਣ _ਕੀਤੇ। ਪ੍ਰਿਯ ਨੂੰ ਪ੍ਰਿਯਾ 
ਚੰਗੀ ਲਗਦੀ ਸੀ ਅਤੇ ਛਿਣ ਭਰ ਲਈ ਛਡੀ ਨਹੀਂ ਜਾ ਸਕਦੀ _ਸੀ।੧੨। 
ਚੱਪਾਣ 

ਉਸ (ਵਿਅਕਤੀ) ਦੀ ਇਸਤਰੀ ਨੇ ਇਹ ਭੇਦ ਪਾ ਲਿਆ ਕਿ ਉਦੈ ਪੁਰੀ ਬੇਗਮ ਨੇ 
ਮੇਰੇ ਪਤੀ ਨੂੰ ਬੁਲਾਇਆ ਹੈ ਅਤੇ ਉਸ ਨਾਲ ਕਈ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ਹੈ। ਮੇਰੇ 
ਕੋਲੋਂ ਇਹ ਗੱਲ (ਹੁਣ) ਜਰੀ ਨਹੀਂ ਜਾਂਦੀ।੧੩। 

(ਸੋਚਦੀ ਹੈ ਕਿ ਮੈਂ) ਸ਼ਾਹ ਜਹਾਨ ਪਾਸ ਹੁਣੇ ਪੁਕਾਰ ਕਰਾਂ। ਛਿਣ ਭਰ ਵਿਚ ਤੁਹਾਨੂੰ 
ਖੁਆਰ ਕਰ _ਦਿਆਂ। ਇਸ ਤਰ੍ਹਾਂ ਬਚਨ ਕਹਿ ਕੇ ਉਹ ਉਥੇ ਗਈ ਜਿਥੇ ਬਾਦਸ਼ਾਹ _ਰੰਗ 
ਮਹਲ ਵਿਚ _ਬੈਠਾ _ਸੀ।੧੪। 

ਉਦੈ ਪੁਰੀ ਬੇਗਮ _ਉਸ (ਮਿਤਰ) ਨੂੰ ਨਾਲ ਲੈ ਕੇ ਆ ਗਈ। ਤਦ ਤਕ ਉਸ 
ਇਸਤਰੀ ਦੀ ਪੁਕਾਰ ਸੁਣਾ ਦਿੱਤੀ। ਤਦ ਸ਼ਾਹਜਹਾਨ ਨੇ _ਕਿਹਾ-- ਦੁਆਰ ਉਤੇ ਇਹ ਸ਼ੋਰ 
ਕੌਣ ਕਰ ਰਿਹਾ ਹੈ।੧੫। 
ਦੰਹਰ” 

ਉਦੈ ਪੁਰੀ ਬੇਗਮ ਨੇ ਮਨ ਵਿਚ ਸੋਚ ਕੇ ਇਸ ਤਰ੍ਹਾਂ ਕਿਹਾ--ਇਹ ਇਸਤਰੀ _ਸਤੀ 
ਹੋਣਾ ਚਾਹੁੰਦੀ ਹੈ, ਪਰ ਇਹ (ਬੰਦਾ) ਇਸ ਨੂੰ (ਸਤੀ ਹੋਣ) ਨਹੀਂ ਦਿੰਦਾ।੧੬। 
ਚੱਪਾਣ 

ਤਦ ਬਾਦਸ਼ਾਹ ਨੇ ਇਸ ਤਰ੍ਹਾਂ ਕਿਹਾ-- ਇਸ ਨੂੰ ਨ ਰੋਕੋ, ਸਾੜ ਦਿਓ। ਬੇਗਮ ਨੇ ਉਸ 
ਇਸਤਰੀ _ਨਾਲ _ ਬੇਸ਼ੁਮਾਰ ਆਦਮੀ ਭੇਜ ਦਿੱਤੇ ਅਤੇ ਉਨ੍ਹਾਂ ਨੇ _ਉਸ ਨੂੰ ਪਕੜ ਕੇ ਸਾੜ 
ਦਿੱਤਾ।੧੭। 


੬੬੬ ਸੀ _ਦਸਮ-ਗੁੁੰਥ ਸਾਹਿਬ 


ਦੰਹਾਰਾ 
ਅਤਿ ਰਤਿ ਤਾ ਸੋ ਮਾਨਿ ਕੈ ਸੰਗ ਪਿਅਰਵਹਿ ਲ੍ਯਾਇ। 
ਹਜਰਤ ਕੋ ਇਹ ਛਲ ਛਲਿਯੋ _ਸਵਤਿਹਿ ਦਿਯੋ ਜਰਾਇ। _੧੮। ੧। 
/ਲਾਤ ਸੰ ਗੰਰੇਤ ਪਲੂਯਾਨੇ /ਤ੍ਰੇਯਾ ਲਾਰੇਤ੍ ਅੰਤ ਡੂਪ' ਸ਼ੰਲਾਦੇ /ਏਕਾ ਨੌਂ ਲੱਲਨਵੈਂ_ਗਾਰੇਤੂ ਸਆਪਤਨਾ 
ਗਤ ਸਭਨ ਸਤ) _%/ ੨੨੫੫੭ #ਫਲੀ/ 
ਹਰਾ 
ਹਿੰਗੁਲਾਜ ਜਗਮਾਤ ਕੇ _ਰਹੈ ਦੇਹਰੋ _ਏਕ। 
ਜਾਹਿ ਜਗਤ ਕੇ ਜੀਵ ਸਭ _ਬੰਦਤ ਆਨਿ _ਅਨੇਕ। _੧। 
ਚੱਪਾਣ? 
ਸਿੰਘ ਬਚਿਤ੍ਰ ਤਹਾ ਕੋ ਨ੍ਰਿਪ ਬਰ। ਭਾਤਿ ਭਾਤਿ ਕੋ ਧਨੁ ਤਾ ਕੇ ਘਰ। 
ਭਾਨ ਕਲਾ ਤਿਹ ਤ੍ਰਿਯਾ ਭਣਿਜੈ। ਤਾ ਕੇ ਕੋ ਤ੍ਰਿਯ ਤੁਲਿ ਕਹਿਜੈ। ੨। 


ਦਿਜਬਰ ਸਿੰਘ ਏਕ _ਦਿਜ ਤਾ ਕੇ। ਭਿਸਤ ਕਲਾ ਅਬਲਾ ਗ੍ਰਿਹ ਵਾ ਕੇ। 
ਸਾਤ ਪੂਤ ਸੁੰਦਰ ਤਿਹ ਘਰ ਮੈ। ਕੋਬਿਦ ਸਭ ਹੀ ਰਹਤ ਹੁਨਰ ਮੈ। ੩। 


ਹੋ ਜਾਨਿ ਸਿਵਾ ਕੋ ਭਵਨ ਸਦਾ ਸਿਰ ਨ੍ਯਾਵਹੀ। _੫। 
ਦੰਹਰਾ 
ਜੋ ਇਛਾ ਕੋਊ ਕਰੈ ਸੋ ਸਭ ਪੂਰਨ ਹੋਇ। 
ਪ੍ਰਗਟ ਬਾਤ ਸਭ ਜਗਤ ਇਹ ਜਾਨਤ ਹੈ ਸਭ _ਕੋਇ। ੬। 
ਚੱਪਾਣ? 
ਏਕ ਦਿਵਸ ਐਸੋ ਤਹ ਭਯੋ। _ਅਥ੍ਯੋ ਸੂਰ ਚੰਦੂ _ਪ੍ਰਗਟਯੋ। 
ਅਕਸਮਾਤੂ _ਬਾਨੀ ਤਿਹ _ਭਈ। ਸੋ _ਦਿਜਬਰ _ਸੁਵਨਨ ਸੁਨਿ ਲਈ। _੭। 
ਪ੍ਰਾਤ ਭਏ ਰਾਜਾ ਇਹ ਮਰਿ ਹੈ। ਕੋਟਿ ਉਪਾਵ ਕਿਸੈ ਨ ਉਬਰਿ ਹੈ। 
ਜੋ ਕੋਊ ਸਾਤ ਪੂਤ ਹ੍ਯਾ_ਮਾਰੈ। ਤੌ ਅਪਨੌ ਯਹ ਰਾਵ ਉਬਾਰੇ। ੮। 


ਚਰਿਤ੍ਰ ਪਾਖਿਆਨ ੬੬੭ 


ਦੰਹਰਾ 

ਉਸ ਨਾਲ ਬਹੁਤ ਰਤੀ ਮੰਨਾ ਕੇ ਉਸ ਪ੍ਰੀਤਮ ਨੂੰ ਨਾਲ ਲੈ ਆਈ। ਬਾਦਸ਼ਾਹ ਨੂੰ ਇਸ 
ਛਲ ਨਾਲ _ਛਲ ਕੇ ਸੌਂਕਣ ('ਸਵਤਿਹਿ”) ਨੂੰ _ਸੜਵਾ _ਦਿੱਤਾ।੧੮। 

/ਏਥੋ ਗੀ ਗਾਰੇਤੂੰਪ/ਸਆਨ ਦੇ ਤੁੰਆ ਗਾਰੜ੍ਹ ਦੇ ਅੰਤਾਂ ਭੂਪ ਸੰਵਾਦ ਦੇ _%੪ਵੇ'` ਗਾੰਠਤ ਦੀ ਸਮਾਪਤੀ 

ਭਾ ਲਭ _ਹੈ/ _%੪/ =੨੫੫/ ਜਲਦਾ/ 

ਦੰਹਾਰਾ 

ਹਿੰਗੁਲਾਜ ਵਿਚ ਦੇਵੀ ਦਾ ਇਕ ਮੰਦਿਰ ਸੀ ਜਿਸ ਨੂੰ ਸੰਸਾਰ ਦੇ ਸਾਰੇ ਜੀਵ ਅਨੇਕ 
ਤਰ੍ਹਾਂ ਨਾਲ _ਆ ਕੇ ਪੂਜਦੇ _ਸਨ।੧। 
ਜੱਪਣਾ 

ਬਚਿਤੁ ਸਿੰਘ ਉਥੋਂ ਦਾ _ਸ੍ਰੇਸ਼ਠ ਰਾਜਾ ਸੀ। ਉਸ ਦੇ ਘਰ ਵਿਚ ਭਾਂਤ ਭਾਂਤ ਦਾ ਧਨ 
ਸੀ। ਉਸ ਦੀ ਭਾਨ ਕਲਾ ਨਾਂ ਦੀ ਇਸਤਰੀ ਸੀ। ਉਸ ਦੇ ਬਰਾਬਰ ਕਿਹੜੀ ਇਸਤਰੀ 
ਜਾਏ? (ਅਰਥਾਤ! ਕੋਈ _ਵੀ ਉਸ ਵਰਗੀ ਨਹੀਂ ਸੀ)।੨। 

ਉਸ ਪਾਸ _ਦਿਜਬਰ ਸਿੰਘ ਨਾਂ ਦਾ ਇਕ ਬ੍ਰਾਹਮਣ ਸੀ। ਉਸ ਦੇ ਘਰ ਭਿਸਤ ਕਲਾ 
ਨਾਂ ਦੀ ਇਸਤਰੀ ਸੀ। ਉਸ (ਬ੍ਰਾਹਮਣ) ਦੇ ਸੱਤ ਸੁੰਦਰ ਪੁੱਤਰ ਸਨ। ਉਹ ਸਭ ਹੁਨਰ ਵਿਚ 
ਮਾਹਿਰ _ਸਨ।੩। 
ਦੰਹਰਾ 

ਉਥੇ ਇਕ ਸੰਸਾਰ ਪ੍ਰਸਿੱਧ ਭਵਾਨੀ ਦਾ ਮੰਦਿਰ ਸੀ ਜਿਸ ਵਿਚ ਦੇਸਾਂ ਦੇਸਾਂ ਦੇ ਰਾਜੇ 
ਆ ਕੇ ਸੀਸ ਝੁਕਾਉਂਦੇ ਸਨ।੪। 


੭/#ਤ=ਲ 


ਮਠ ਸੀ ਅਤੇ (ਉਸ ਉਤੇ) ਉੱਚੀ _ਧੁਜਾ _ਸ਼ੁਭਾਇਮਾਨ ਸੀ। ਉਸ 
ਬਿਜਲੀ ਵੀ ਸ਼ਰਮਾਉਂਦੀ ਸੀ। ਦੇਸਾਂ ਦੇਸਾਂ ਦੇ ਰਾਜੇ ਉਥੇ ਚਲ ਕੇ 
ਸ਼ਿਵਾ (ਭਵਾਨੀ) ਦਾ ਮੰਦਿਰ ਜਾਣ ਕੇ ਸਿਰ _ਝੁਕਾਉਂਦੇ ਸਨ।੫। 


ਕੋਈ ਜਾਣਦਾ _ਸੀ।੬। 


ਇਕ ਦਿਨ ਉਥੇ ਇਸ ਤਰ੍ਹਾਂ ਹੋਇਆ। ਸੂਰਜ _ਡੁਬਿਆ ਅਤੇ ਚੰਦੂਮਾ _ਚੜ੍ਹਿਆ। (ਤਾਂ) 
ਉਥੇ ਅਚਾਨਕ _ਆਕਾਸ਼-ਬਾਣੀ ਹੋਈ ਜੋ ਬ੍ਰਾਹਮਣ ਨੇ ਕੰਨਾਂ ਨਾਲ ਸੁਣ _ਲਈ।੭। 

ਸਵੇਰ ਹੁੰਦਿਆਂ ਹੀ ਇਹ ਰਾਜਾ ਮਰ _ਜਾਏਗਾ। ਕਰੋੜਾਂ _ਉਪਾ ਕਰਨ ਨਾਲ ਵੀ ਨਹੀਂ 
ਬਚੇਗਾ। ਜੇ _ਕੋਈ (ਆਪਣੇ) ਸੌਤ ਪੁੱਤਰਾਂ ਦੀ ਬਲੀ ਇਥੇ ਦੇਵੇ ਤਾਂ (ਉਹ) ਆਪਣੇ ਇਸ 
ਰਾਜੇ ਨੂੰ ਬਚਾ ਸਕਦਾ ਹੈ।੮। 


੬੬੮ 


ਸੀ _ਦਸਮ-ਗੁੁੰਥ ਸਾਹਿਬ 


ਦਿਜਬਰ ਸੁਨਿ _ਬਚਨਨ ਗ੍ਰਿਹ _ਆਯੋ। _ਨਿਜੁ _ਰਾਨੀ ਤਨ ਭੇਦ ਜਤਾਯੋ। 
ਤਬ ਤ੍ਰਿਯ ਸਾਤ ਪੂਤ ਸੰਗ _ਲੀਨੇ। ਸਰਬ _ਮੰਗਲਾ ਕੀ ਬਲਿ ਦੀਨੇ। ੯। 


ਸਾਤ ਪੂਤ ਪਿਤ ਹਨੇ ਨਿਹਾਰੇ। ਅਸਿ ਲੈ ਕੰਠ ਆਪਨੇ ਮਾਰੇ। 
ਸੁਰ ਪੁਰ ਬਾਟ ਜਬੈ ਤਿਨ ਲਈ। _ਠਾਢੀ ਨਾਰਿ _ਨਿਹਾਰਤ ਭਈ। _੧0। 


ਵਹੈ ਹਾਥ ਅਪਨੇ ਅਸਿ ਲੀਨੋ। _ਨਿਜੁ _ਪ੍ਰਾਨਨ ਕੋ ਤ੍ਰਾਸ ਨ _ਕੀਨੋ। 


ਰਾਵ _ਬਚੈ _ਕਹਿ ਤਾਹਿ ਸੈਭਾਰਿਯੋ। ਗਹਿ ਕਰਿ ਕੰਠ ਆਪਨੇ _ਮਾਰਿਯੋ। _੧੧। 


ਸਾਤ ਪੂਤ _ਹਨਿ _ਪਤਹਿ ਸੰਘਾਰਿਯੋ। ਬਹੁਰਿ ਮੂੰਡ ਅਪਨੋ ਕਟਿ _ਡਾਰਿਯੋ। 
ਰਾਵ ਚਕ੍ਯੋ ਕੌਤਕ ਜਬ _ਲਹਿਯੋ। ਸੋਈ ਖੜਗ ਹਾਥ ਮੈ __ਗਹਿਯੋ। _੧੨। 


ਸਾਤ ਪੂਤ ਹਮਰੇ ਹਿਤ ਮਾਰੋਂ। ਬਹੁਰਿ ਆਪੁਨੇ ਨਾਥ _ਸੰਘਾਰੋ। 


ਇਨ ਦੇਹ ਨੇਹ ਮਮ ਦਿਯੋ। ਧ੍ਰਿਗ ਇਹ ਰਾਜ _ਹਮਾਰੋ_ਕਿਯੋ। _੧੩। 


ਪੁਨਿ 
ਸੋਈ ਖੜਗ _ਕੰਠੀ ਪਰ _ਧਰਿਯੋ। ਮਾਰਨ ਅਪਨੋ ਆਪੁ _ਬਿਚਰਿਯੋ। 
ਕ੍ਰਿਪਾ ਕਰੀ ਤਬ _ਤਾਹਿ _ਭਵਾਨੀ। _ਐਸੀ _ਭਾਤਿ _ਬਖਾਨੀ _ਬਾਨੀ। _੧੪। 


੭%7ਤਲ 
ਇਨ ਕੌ ਲੇਹੁ ਜਿਯਾਇ ਨ ਨਿਜੁ ਬਧ ਕੀਜਿਯੈ। 
ਰਾਜ _ਬਰਿਸ ਬਹੁ ਕਰੋ ਬਹੁਤ ਦਿਨ ਜੀਜੀਯੈ। 
ਤਬ ਦੁਰਗਾ ਤੈ ਸਭ ਹੀ ਦਏ ਜਿਯਾਇ ਕੈ। 
ਹੋ ਨਿਰਖਿ ਨ੍ਰਿਪਤਿ ਕੀ ਪ੍ਰੀਤਿ ਹਰਖ _ਉਪਜਾਇ ਕੈ। _੧੫। 
ਦੱਖਣ? 
ਐਸੋ ਢੀਠ ਤਵਨ ਤ੍ਰਿਯ _ਕਰਿਯੋ। _ਪਤਿ _ਪੂਤਨ ਕੇ ਪ੍ਰਾਨ ਹਰਿਯੋ। 
ਬਹੁਰੋ ਬਧ _ਅਪਨੋ ਕਹੂੰ _ਕੀਨੋ। ਪ੍ਰਾਨ ਚਾਇ ਨ੍ਰਿਪਤਿ ਕੋ ਲੀਨੋ। _੧੬। 
ਦੰਹਰਾ 
ਨਿਰਖਿ _ਸਤਤਾ ਸਭਨ _ਕੀ ਜਗ ਜਨਨੀ _ਹਰਖਾਇ। 
ਸਾਤ ਪੂਤ ਪਤਿ ਕੇ ਸਹਿਤ ਤਿਹ ਜੁਤ ਦਏ ਜਿਯਾਇ। _੧੭। 
ਤ੍ਰਿਯ ਚਰਿਤੁ ਦੁਹਕਰਿ ਕਰਿਯੋ ਜੈਸੋ ਕਰੈ ਨ ਕੋਇ। 
ਪੁਰੀ ਚਤੂਦਸ ਕੇ ਬਿਖੈ ਧੰਨ੍ਯ ਧੰਨ੍ਯ ਤਿਹ ਹੋਇ। ੧੮। 
ਦੱਪਲ? 
ਸਾਤ ਪੂਤ ਮੂਏ _ਜਿਯਰਾਏ। _ਅਪਨੀ ਦੇਹ ਸਹਿਤ ਪਤਿ _ਪਾਏ। 


ਨ੍ਹਿਪ ਕੀ ਬਡੀ ਆਰਬਲ ਹੋਈ। ਐਸੋ ਕਰਤ ਚਰਿਤ੍ਰ ਨ _ਕੋਈ। ੧੯। ੧। 
/ਛਤ ਨੀ ਗਾਹੈਤ੍ਹ ਪਖਹਲਾਨੇ /ਤ੍‌ਯਾ ਜਾਨਤ ਮੰਨੀ ਭੂਪ ਸੰਝਾਏ /ਏਕਾ ਐਂ ਘੈਲਨਵੇਂ ਲਾਰੇ ਨਆਨਤਨਾ 


ਮਤ _ਨਭ#' ਡਤੁ/ _%੫/ =੨੨੭#/ %ਫਲੂੰ/ 


ਚਰਿਤ੍ਰ ਪਾਖਿਆਨ ੬੬੯ 


ਬ੍ਰਾਹਮਣ ਇਹ _ਬੋਲ ਸੁਣ ਕੇ ਘਰ ਆਇਆ। ਆਪਣੀ ਇਸਤਰੀ ਨੂੰ ਸਾਰੀ ਗੱਲ 
ਦਸੀ। ਤਦ ਇਸਤਰੀ ਨੇ (ਆਪਣੇ) ਸੱਤ ਪੁੱਤਰ ਨਾਲ _ਲਏ। ਸਾਰੇ ਦੇਵੀ (ਮੰਗਲਾ”) ਦੀ 
ਬਲੀ ਚੜ੍ਹਾ _ਦਿੱਤੇ।੯। 

ਜਦ ਪਿਤਾ ਨੇ ਸੱਤ ਪੁੱਤਰਾਂ ਨੂੰ ਮਰਿਆ ਹੋਇਆ ਵੇਖਿਆ ਤਾਂ ਤਲਵਾਰ ਲੈ ਕੇ 
ਆਪਣੇ _ਗਲੇ ਉਤੇ _ਮਾਰੀ। ਜਦੋਂ ਉਸ ਨੇ ਸਵਰਗ ਦਾ ਰਾਹ ਫੜਿਆ ਤਦੋਂ ਉਹ ਇਸਤਰੀ 
ਖੜੋਤੀ ਵੇਖ ਰਹੀ ਸੀ।੧0। 

ਉਸ ਨੇ ਵੀ ਆਪਣੇ ਹੱਥ ਵਿਚ ਤਲਵਾਰ ਲੈ ਲਈ ਅਤੇ ਆਪਣੇ ਪ੍ਰਾਣਾਂ ਦਾ ਡਰ ਨ 
ਮੰਨਿਆ। ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜਾ ਬਚ _ਜਾਏ। (ਉਸ ਨੇ ਤਲਵਾਰ ਨੂੰ) ਪਕੜ 
ਕੇ ਆਪਣੇ _ਗਲੇ ਉਤੇ _ਮਾਰੀ।੧੧। 

ਸੱਤ ਪੁੱਤਰਾਂ ਨੂੰ ਮਾਰ ਕੇ ਫਿਰ ਪਤੀ ਨੂੰ ਸੰਘਾਰਿਆ। ਫਿਰ ਆਪਣਾ ਸਿਰ ਕਟ ਦਿੱਤਾ। 
ਰਾਜੇ ਨੇ ਜਦ ਕੌਤਕ ਵੇਖਿਆ ਤਾਂ ਹੈਰਾਨ ਹੋ _ਗਿਆ। (ਉਸ ਨੇ) ਉਹ ਤਲਵਾਰ ਹੱਥ _ਵਿਚ 
ਪਕੜ _ਲਈ।੧੨। 


ਕਰ _ਦਿੱਤੀ। ਇਸ ਤਰ੍ਹਾਂ ਦਾ ਰਾਜ _ਕਰਨਾ ਮੇਰੇ ਲਈ _ਧਿੱਕਾਰ ਹੈ।੧੩। 

ਉਹੀ ਤਲਵਾਰ _(ਉਸ ਨੇ) ਆਪਣੇ ਗਲੇ ਉਤੇ ਧਰ ਲਈ ਅਤੇ ਆਪਣੇ ਆਪ ਨੂੰ 
ਮਾਰਨ ਦਾ ਵਿਚਾਰ ਬਣਾਇਆ। _ਤਦ ਭਵਾਨੀ ਨੇ ਉਸ ਉਤੇ ਕ੍ਰਿਪਾ ਕੀਤੀ ਅਤੇ ਇਸ ਤਰ੍ਹਾਂ 
ਬਚਨ _ਉਚਾਰੇ।੧੪। 
੭%#ਤਾਲ 

(ਹੇ ਰਾਜਨ!) ਇਨ੍ਹਾਂ ਨੂੰ ਜਿਵਾ ਲਵੋ ਅਤੇ ਆਪਣਾ ਬਧ ਨ _ਕਰੋ। ਬਹੁਤ _ਸਾਲ ਰਾਜ 
ਕਰੋ ਅਤੇ ਬਹੁਤ ਸਮੇਂ _ਤਕ ਜੀਓ। ਤਦ ਦੁਰਗਾ ਨੇ ਰਾਜੇ ਦੀ ਪ੍ਰੀਤ ਨੂੰ ਵੇਖ ਕੇ ਖੁਸ਼ੀ ਖੁਸ਼ੀ 


ਸਭ ਨੂੰ _ਜੀਵਿਤ _ਕਰ _ਦਿੱਤਾ।੧੫। 


ਚੱਪਾਣ 

ਇਸ ਪੁਕਾਰ ਦਾ ਉਸ ਇਸਤਰੀ ਨੇ ਨਿਧੜਕ _ਹਠ _ਕੀਤਾ। _ਪਤੀ ਅਤੇ ਪੁੱਤਰ ਦੇ 
ਪ੍ਰਾਣ ਹਰ _ਲਏ। ਫਿਰ ਆਪਣੇ ਆਪ ਨੂੰ ਮਾਰ ਦਿੱਤਾ। ਰਾਜੇ ਦੇ ਪ੍ਰਾਣ ਬਚਾ _ਲਏ।੧੬। 
ਦੰਹਰਾ” 
ਸਤਿਅਤਾ ਵੇਖ _ਕੇ ਜਗ _ਜਨਨੀ (ਦੇਵੀ) ਨੇ _ਪੁਸੰਨਤਾ ਪੂਰਵਕ _ਉਸ 
ਅਤੇ _ਸੌਤ ਪੁੰਤਰਾਂ ਸਹਿਤ _ਜੀਵਿਤ ਕਰ _ਦਿੱਤਾ।੧੭। ਉਸ ਇਸਤਰੀ ਨੇ 
ਕੀਤਾ ਜਿਹੋ ਜਿਹਾ ਕੋਈ _ਵੀ ਨਹੀਂ ਕਰ _ਸਕਦਾ। ਚੌਦਾਂ ਲੋਕਾਂ ਵਿਚ 
ਲਗ 


ਮੋਏ ਹੋਏ ਸੱਤ ਪੁੱਤਰ ਜਿਵਾਏ। ਆਪਣੀ ਦੇਹ ਸਮੇਤ ਪਤੀ ਨੂੰ ਪ੍ਰਾਪਤ ਕੀਤਾ। ਰਾਜੇ ਦੀ 
ਆਯੂ ਲੰਬੀ ਹੋ _ਗਈ। ਅਜਿਹਾ ਚਰਿਤਰ ਕੋਈ ਵੀ ਨਹੀਂ ਕਰ _ਸਕਦਾ।੧੯। 
/ਏਥੋਂ ਗੀ ਗਾਰੇਤੂੰਪ/ਮਆਨ ਦੇ ਤੁੰਆ ਲਾਰੜ੍ਹ ਦੇ ਤਾੰ ਭੂਪ ਸੰਵਾਦ ਦੇ _%ਖਵੋਂ' ਲਾੰਤ੍ਹ ਦੀ ਸਮਾਪਤੀ 
ਡਠ_ਡਭ _ਹੈ/ _%੫/ ੨੨੭#/ _ਚਲਟਾ/ 


< 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਸੁਕ੍ਰਿਤ ਸਿੰਘ ਸੂਰੋਂ ਬਡੋ _ਸੂਰਤਿ ਕੋ _ਨਰਪਾਲ। 
ਜੁਬਨ ਕਲਾ ਰਾਨੀ ਰਹੈ ਜਾ ਕੇ ਨੈਨ ਬਿਸਾਲ। ੧। 
ਚੱਪਾਣ? 
ਤਾ ਕੇ ਏਕ ਪੂਤ ਗ੍ਰਿਹਿ ਭਯੋ। ਸਵਤਿਨ ਡਾਰਿ ਸਿੰਧੁ ਮੈ ਦਯੋ। 
ਕਹਿਯੋ ਕਿ ਇਹ ਭਿਰਟੀ ਲੈ ਗਈ। ਇਹੈ ਖਬਰਿ ਰਾਜਾ ਕਹ ਭਈ। ੨। 


ਰਾਨੀ ਅਧਿਕ _ਸੋਕ ਤਬ ਕੀਨੋ। ਮਾਥੋ_ਫੋਰਿ ਭੂੰਮਿ ਤਨ ਦੀਨੋ। 
ਤਬ ਰਾਜਾ ਤਾ ਕੇ ਗ੍ਰਿਹ ਆਯੋ। _ਭਾਤਿ ਭਾਤਿ ਤਿਹ ਤਾਪ ਮਿਟਾਯੋ। ੩। 


ਰੀਤਿ ਕਾਲ ਕੀ ਕਿਨੂੰ ਨ ਜਾਨੀ। ਊਚ ਨੀਚ ਕੇ ਸੀਸ ਬਿਹਾਨੀ। 
ਏਕੈ ਬਚਤ ਕਾਲ ਸੇ ਸੋਊ। ਰਾਵ ਰੰਕ ਅਰੁ ਬਚਤ ਨ ਕੋਊ। ੪। 


ਦੰਹਾਰਾ 
ਜੋ _ਉਪਜਿਯੋ ਸੋ _ਬਿਨਸਿਯੋ _ਜਿਯਤ ਨ _ਰਹਸੀ ਕੋਇ। 
ਊਚ ਨੀਚ ਰਾਜਾ ਪੂਜਾ ਸੁਰ ਸੁਰਪਤਿ ਕੋਊ ਹੋਇ। ੫। 
ਦੱਖਣ? 
ਤੁਮ ਸੁੰਦਰਿ ਸਭ _ਸੋਕ ਨਿਵਾਰਹੁ। ਸ੍ਰੀ _ਜਦੁਪਤਿ ਕਹ _ਹਿਯੈ _ਸੰਭਾਰਹੁ। 
ਵਾ ਸੁਤ ਕੋ ਕਛੁ ਸੋਕ ਨ ਕੀਜੈ। ਔਰ ਮਾਗਿ ਪੁ੍ਭੁ ਤੇ ਸੁਤ ਲੀਜੈ। ੬। 


ਦੰਹਰਾ 
ਅਵਰ ਤੁਮਾਰੇ ਧਾਮ ਮੈ' ਹਰੈ ਹੈ ਪੂਤ _ਅਪਾਰ। 
ਵਾ ਕੋ ਸੋਕ ਨ ਕੀਜਿਯੈ ਸੁਨ ਸੁੰਦਰਿ ਸੁਕੁਮਾਰਿ। ੭। 


ਦੱਖਣ? 
ਜਬ _ਰਾਜੈ ਯੌ ਤਿਹ ਸਮਝਾਯੋ। ਤਬ ਰਾਨੀ ਸੁਤ ਸੋਕ _ਮਿਟਾਯੋ। 
ਅਵਰ ਪੂਤ ਕੀ ਆਸਾ ਭਏ। ਚੌਬਿਸ ਬਰਿਸ ਬੀਤਿ ਕਰਿ ਗਏ। ੮। 


੭/#ਤਲ 


ਸੁੰਦਰ ਨਰ ਇਕ ਪੇਖਤ ਤਬ ਅਬਲਾ ਭਈ। 
ਗ੍ਰਿਹ ਕੀ ਸਭ ਸੁਧਿ ਬਿਸਰਿ ਤਾਹਿ ਤਬ ਹੀ ਗਈ। 
ਪਠੈ ਸਹਚਰੀ ਤਾ ਕੌ _ਲਿਯੋ _ਮੰਗਾਇ ਕੈ। 
ਹੋ ਕਾਮ ਕੇਲ ਤਿਹ ਸੰਗ ਕਰਿਯੋ ਸੁਖ ਪਾਇ ਕੈ। ੯। 


ਚਰਿਤ੍ਰ ਪਾਖਿਆਨ ੬੭੧ 


ਦੰਹਰਾ” 

ਸੂਰਤ (ਨਗਰ) ਦਾ ਸੁਕ੍ਰਿਤ ਸਿੰਘ ਨਾਂ ਦਾ ਵੱਡਾ ਸੂਰਮਾ ਰਾਜਾ _ਸੀ। ਉਸ ਦੀ ਰਾਣੀ 
ਜੁਬਨ ਕਲਾ ਸੀ ਜਿਸ ਦੇ ਵੱਡੇ ਨੇਤਰ _ਸਨ।੧। 
ਚੱਪਾਣ 

ਉਸ ਦੇ ਘਰ ਇਕ ਪੁੱਤਰ ਪੈਦਾ ਹੋਇਆ। (ਉਸ ਨੂੰ) ਸੌਂਕਣ (ਸਵਤਿਨ”) ਨੇ ਸਮੁੰਦਰ 
ਵਿਚ ਸੁਟ ਦਿੱਤਾ। ਕਿਹਾ ਕਿ _ਉਸ ਨੂੰ ਬਘਿਆੜੀ ('ਭਿਰਟੀ') ਲੈ ਗਈ ਹੈ। ਇਹੀ ਖਬਰ 
(ਉਸ ਨੇ) ਰਾਜੇ ਨੂੰ ਵੀ ਕਹਿ ਦਿੱਤੀ।੨। 

ਰਾਣੀ ਨੇ ਤਦ ਬਹੁਤ ਦੁਖ ਮਨਾਇਆ ਅਤੇ ਧਰਤੀ ਨਾਲ ਮੌਥਾ ਮਾਰ ਕੇ ਫੋੜ ਲਿਆ। 
ਤਦ ਰਾਜਾ ਉਸ ਦੇ ਮਹੱਲ ਵਿਚ ਆਇਆ ਅਤੇ ਕਈ ਤਰ੍ਹਾਂ ਨਾਲ ਉਸ ਦੇ ਦੁਖ ਨੂੰ ਦੂਰ 
ਕੀਤਾ।੩। 

(ਰਾਜੇ ਨੇ _ਕਿਹਾ--) ਕਾਲ ਦੀ ਰੀਤ ਕਿਸੇ ਨੇ ਨਹੀਂ ਸਮਝੀ। ਉੱਚੇ ਨੀਵੇਂ (ਸਭ) ਦੇ 
ਸਿਰ ਉਤੇ ਪੈਂਦੀ ਹੈ। ਕਾਲ ਤੋਂ ਇਕੋ (ਪਰਮਾਤਮਾ) ਹੀ ਬਚਦਾ ਹੈ। ਰਾਜਾ ਰੰਕ ਅਤੇ ਹੋਰ 
ਕੋਈ ਵੀ ਨਹੀਂ _ਬਚਦਾ।੪। 
ਦੰਹਰਾ 

ਜੋ ਧੈਦਾ ਹੋਇਆ ਹੈ, ਉਹ (ਅਵੱਸ਼) ਨਸ਼ਟ ਹੋਏਗਾ, ਕੋਈ ਵੀ ਜੀਉਂਦਾ ਨਹੀਂ _ਰਹੇਗਾ। 
(ਭਾਵੇਂ) ਉੱਚਾ-ਨੀਵਾਂ, _ਰਾਜਾ-ਪੁਜਾ, ਦੇਵਤੇ ਜਾਂ ਇੰਦਰ, ਕੋਈ ਵੀ (ਕਿਉਂ ਨ) ਹੋਵੇ।੫। 
ਚੱਪਾਣ 

(ਤਦ ਰਾਜੇ ਨੇ ਕਿਹਾ--) ਹੇ ਸੁੰਦਰੀ! ਤੂੰ ਸਾਰੇ ਦੁਖ ਨੂੰ ਦੂਰ ਕਰ ਅਤੇ ਸ੍ਰੀ ਕ੍ਰਿਸ਼ਨ ਦਾ 
ਮਨ ਵਿਚ _ਸਿਮਰਨ _ਕਰ। ਉਸ ਪੁੱਤਰ ਦਾ ਕੋਈ ਦੁਖ ਨ ਮਨਾ ਅਤੇ ਪਰਮਾਤਮਾ ਕੋਲੋਂ ਹੋਰ 
ਪੁੱਤਰ ਮੰਗ _ਲੈ।੬। 
ਦੰਹਰ” 

ਹੇ ਕੋਮਲ ਸੁੰਦਰੀ! ਸੁਣ, ਤੇਰੇ ਘਰ ਹੋਰ ਕਈ ਪੁੰਤਰ ਹੋਣਗੇ। ਇਸ ਲਈ ਉਸ ਦਾ 
ਬਹੁਤ ਦੁਖ ਨ __ਮਨਾ।੭। 


ਜਦ ਰਾਜੇ ਨੇ ਉਸ ਨੂੰ ਇਸ ਤਰ੍ਹਾਂ ਸਮਝਾਇਆ। _ਤਦ ਰਾਣੀ ਨੇ ਪੁੰਤਰ ਦਾ ਦੁਖ 
ਆਸ _ਕਰਨ _ਲਗੀ। (ਇਸ ਆਸ ਵਿਚ ਹੀ) ਚੌਵੀ ਵਰ੍ਹੇ 


ਤਦ ਉਸ ਇਸਤਰੀ ਨੇ ਇਕ ਸੁੰਦਰ ਪੁਰਸ਼ ਵੇਖਿਆ। ਉਸੇ ਵੇਲੇ ਉਸ ਨੂੰ ਘਰ ਦੀ 
ਸਾਰੀ ਸੁੱਧ ਬੁੱਧ ਵਿਸਰ ਗਈ। ਦਾਸੀ ਨੂੰ ਭੇਜ ਕੇ ਉਸ ਨੂੰ ਬੁਲਵਾ ਲਿਆ। ਸੁਖ ਸਹਿਤ ਉਸ 
ਨਾਲ _ਕਾਮ-ਕ੍ਰੀੜਾ _ਕੀਤੀ।੯। 


੬੭੨ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਤਬ ਰਾਨੀ ਯੌ ਹਿਿਦੈ ਬਿਚਾਰੀ। ਬੋਲਿ ਜਾਰ ਪ੍ਰਤਿ ਸਕਲ _ਸਿਖਾਰੀ। 
ਲਰਿਕਾ _ਹੁਤੋ ਜੋਗ੍ਯਹ _ਹਰਿਯੋ। ਸੁੰਦਰ ਜਾਨਿ ਨ ਮੋ ਬਧਿ ਕਰਿਯੋ। ੧0। 


ਦੰਹਰਾ 
ਥੋ ਬਾਲਕ ਜੋਗੀ ਹਰਿਯੋ ਹ੍ਹੈ _ਭਿਰਟੀ ਕੇ _ਭੇਸ। 
ਮੈ ਜਾਨਤ ਨਹਿ ਕਵਨ ਸੁਤ ਬਸਤ ਕਵਨ ਸੇ ਦੇਸ। ੧੧। 
ਚੱਪਲਾਂ 
ਜਾਰ ਸੰਗ ਇਹ _ਭਾਤਿ ਸਿਖਾਈ। ਆਪ ਰਾਵ ਸੋ ਜਾਇ ਜਤਾਈ। 
ਜੋ ਬਾਲਕ ਮੈ ਪੂਤ ਗਵਾਯੋ। ਸੋ ਮੈ ਆਜੁ ਖੋਜ ਤੇ ਪਾਯੋ। ੧੨। 
ਸੁਨਿ ਨ੍ਰਿਪ ਬਚਨ _ਅਨੰਦਿਤ ਭਯੋ। ਤਾ ਕੋ ਬੋਲਿ ਨਿਕਟਿ ਤਬ ਲਯੋ। 
ਤਬ _ਰਾਨੀ ਇਹ _ਭਾਤਿ ਉਚਾਰੋ। ਸੁਨੋ ਪੂਤ ਤੁਮ ਬਚਨ _ਹਮਾਰੋ। _੧੩। 


ਸਕਲ _ਬ੍ਰਿਥਾ ਅਪਨੀ ਤੁਮ _ਕਹੋ। ਹਮਰੇ ਸਭ _ਸੋਕਨ ਕਹ ਦਹੋਂ। 


ਰਾਜਾ ਸੋ ਕਹਿ ਪੁਗਟ _ਸੁਨਾਯੋ। ਰਾਜਪੂਤ ਹ੍ਹੈ ਰਾਜ _ਕਮਾਯੋ। _੧੪। 


ਯੌ _ਜੌਗੀਸ _ਉਚਾਰਿਯੋ। _ਸੂਰਤਿ ਸਹਿਰ _ਬਡੋਂ _ਉਜਿਯਾਰਿਯੋ। 
ਹ੍ਰੋ ਭਿਰਟੀ ਮੈ ਤਹਾ ਸਿਧਾਯੋ। ਬਾਲਕ _ਸੁਤ ਰਾਜਾ _ਕੋ_ਪਾਯੋ। _੧੬। 


ਹ੍ੈ ਭਿਰਟੀ ਜਬ ਹੀ ਮੈ ਧਯੋ। ਭਾਜਿ ਲੋਗ ਆਗੇ ਤੇ ਗਯੋ। 

ਤੋਹਿ ਡਾਰਿ _ਬਗਲੀ ਮਹਿ ਲੀਨੋ। _ਔਰੈ ਦੇਸ ਪਯਾਨੋ _ਕੀਨੋ। _੧੭। 
ਚੇਲਾ ਅਵਰ _ਭਛ ਤਬ _ਲ੍ਯਾਏ। ਤਾਹਿ ਖ੍ਹਾਇ ਕਰਿ ਨਾਥ _ਰਿਝਾਏ। 
ਭਛਨ _ਕਾਜਿ ਔਰ ਕੋਊ ਧਰਿਯੋ। ਰਾਵ ਪੂਤ _ਲਖਿ ਮੋਹਿ ਉਬਰਿਯੋ। _੧੮। 


ਦੰਹਰਾ 
ਸੁਨੁ ਰਾਨੀ ਐਸੇ ਬਚਨ _ਨੈਨਨ ਨੀਰੁ _ਬਹਾਇ। 
ਨ੍ਿਪ ਦੇਖਤ ਸੁਤ ਜਾਰ ਕਹਿ ਲਯੋ _ਗਰੇ ਸੋ _ਲਾਇ। ੧੯। 
ਚੱਪਣਾ 
ਬਾਲਕ ਹੁਤੋ ਪੂਤ ਤਬ _ਹਰਿਯੋ। _ਮੋਰੇ ਭਾਗ ਸੁ _ਜਿਯਤ _ਉਬਰਿਯੋ। 


< 


ਕੌਨਹੂੰ ਕਾਜ ਦੇਸ ਇਹ ਆਯੋ। ਸੋ _ਹਮ ਆਜੁ ਖੋਜ ਤੇ ਪਾਯੋ। ੨0। 


ਚਰਿਤ੍ਰ ਪਾਖਿਆਨ ੬੭੩ 


ਜੱਪਣਾ 

ਤਦ ਰਾਨੀ ਨੇ ਹਿਰਦੇ ਵਿਚ ਇਹ ਗੱਲ ਸੋਚੀ। ਯਾਰ ਨੂੰ ਸਾਰੀ ਗੱਲ ਬੋਲ ਕੇ ਸਿਖਾ 
ਦਿੱਤੀ (ਕਿ ਜਦੋਂ ਮੈਂ) ਬਾਲਕ ਸਾਂ ਤਾਂ (ਇਕ) ਜੋਗੀ ਨੇ ਚੁਰਾ ਲਿਆ, ਪਰ ਸੁੰਦਰ ਸਮਝ ਕੇ 
ਮੈਨੂੰ _ਨ__ਮਾਰਿਆ।੧0। 
ਦੰਹਰਾ 

(ਸੈਂ) ਬਾਲਕ ਸਾਂ ਅਤੇ ਜੋਗੀ ਨੇ ਬਪਘਿਆੜੀ ਦਾ ਰੂਪ ਧਾਰ ਕੇ ਹਰ ਲਿਆ ਸੀ। ਮੈਂ 
ਨਹੀਂ ਜਾਣਦਾ ਕਿ ਕਿਸ ਦਾ ਪੁੱਤਰ ਹਾਂ ਅਤੇ ਕਿਸ ਦੇਸ ਦੇ ਰਹਿਣ ਵਾਲਾ ਹਾਂ।੧੧। 


ਚੱਪਲਾਂ 


ਯਾਰ ਨੂੰ ਇਸ ਤਰ੍ਹਾਂ ਸਿਖਾ ਦਿੱਤਾ ਅਤੇ ਆਪ ਜਾ ਕੇ ਰਾਜੇ ਨੂੰ ਦਸਿਆ ਕਿ ਜਿਸ 
ਬਾਲਕ ਪੁੱਤਰ ਨੂੰ ਮੈਂ _ਗੰਵਾ ਦਿੱਤਾ ਸੀ, ਉਹ ਮੈਂ ਅਜ ਖੋਜ ਕੇ ਪ੍ਰਾਪਤ ਕਰ ਲਿਆ ਹੈ।੧੨। 


ਰਾਜਾ ਇਹ _ਬਚਨ ਸੁਣ ਕੇ ਆਨੰਦਿਤ ਹੋਇਆ ਅਤੇ ਉਸ ਨੂੰ ਆਪਣੇ _ਕੋਲ ਬੁਲਾ 
ਲਿਆ। _ਤਦ ਰਾਣੀ ਨੇ ਇਸ ਤਰ੍ਹਾਂ ਕਿਹਾ-- ਹੇ ਪੁੱਤਰ! _ਤ_ ਸਾਡੀ ਗੱਲ _ਸੁਣ।੧੩। 

ਤੂੰ _ਆਪਣੀ ਸਾਰੀ ਬੀਤੀ (ਸਾਨੂੰ) ਸੁਣਾ ਅਤੇ ਸਾਡੇ ਸਾਰੇ ਦੁਖਾਂ ਨੂੰ ਸਾੜ ਦੇ। ਰਾਜੇ ਨੂੰ 
ਸਾਫ਼ ਸਾਫ਼ ਦਸ ਅਤੇ ਰਾਜ ਪੁੰਤਰ ਹੋ ਕੇ ਰਾਜ _ਕਰ।੧੪। 

ਹੇ ਰਾਣੀ! ਸੁਣੋ, ਮੈਂ ਕੀ ਦਸਾਂ। ਮੈਂ ਬਾਲਕ ਸਾਂ ਅਤੇ ਕੁਝ ਨਹੀਂ ਜਾਣਦਾ ਸਾਂ। ਜੋ ਜੋਗੀ 
ਨੇ ਕਿਹਾ ਸੀ, ਉਹੀ ਤੁਹਾਨੂੰ ਦਸਦਾ ਹਾਂ ਅਤੇ ਤੁਹਾਡੇ ਦੁਖ ਅਤੇ ਸੰਤਾਪ ਨੂੰ ਦੂਰ ਕਰਦਾ 
ਹਾਂ।੧੫। 

ਇਕ ਦਿਨ (ਉਸ) ਜੋਗੀ ਨੇ (ਮੈਨੂੰ) ਇਸ ਤਰ੍ਹਾਂ ਦਸਿਆ ਕਿ ਇਕ ਵੱਡਾ ਸੁੰਦਰ 'ਸੂਰਤ” 
ਨਗਰ _ਹੈ। ਮੈਂ _ਬਘਿਆੜੀ ਬਣ ਕੇ ਉਥੇ ਗਿਆ ਅਤੇ ਰਾਜੇ ਦੇ ਬਾਲਕ ਪੁੰਤਰ ਨੂੰ ਪ੍ਰਾਪਤ 
ਕੀਤਾ।੧੬। 

ਜਦ _ਬਘਿਆੜੀ ਬਣ ਕੇ ਮੈਂ ਭਜਿਆ, ਤਾਂ ਲੋਕੀਂ ਅਗੋਂ ਦੌੜ _ਗਏ। (ਮੈਂ) ਤੈਨੂੰ 
ਬਗਲੀ _ਵਿਚ ਪਾ ਲਿਆ ਅਤੇ ਹੋਰ ਦੇਸ਼ ਵਲ _ਚਲਾ _ਗਿਆ।੧੭। 

ਤਦ ਹੋਰ ਚੇਲੇ ਖਾਣ ਲਈ (ਪਦਾਰਥ) ਲੈ ਆਏ। ਉਨ੍ਹਾਂ ਨੇ ਸੁਆਮੀ ਨੂੰ ਖਵਾ ਕੇ 
ਪ੍ਰਸੰਨ _ਕੀਤਾ। ਖਾਣ ਲਈ (ਉਨ੍ਹਾਂ ਨੇ) ਹੋਰ ਕੁਝ _ਅਗੇ ਰਖਿਆ ਅਤੇ ਰਾਜੇ ਦਾ ਪੁੱਤਰ ਸਮਝ 
ਕੇ ਮੈਨੂੰ ਛਡ _ਦਿੱਤਾ।੧੮। 


ਹਰਾ 

ਰਾਣੀ ਨੇ ਇਹ ਗੱਲ ਸੁਣ ਕੇ ਅੱਖਾਂ ਵਿਚੋਂ ਹੰਝੂ ਵਗਾਏ ਅਤੇ ਰਾਜੇ ਦੇ ਵੇਖਦਿਆਂ ਯਾਰ 
ਨੂੰ ਪੁੱਤਰ ਕਹਿ ਕੇ _ਗਲੇ ਨਾਲ ਲਗਾ __ਲਿਆ।੧੯। 
ਚੱਖਣਾੰ 


(ਜਦ) ਪੁੱਤਰ _ਬਾਲਕ ਹੁੰਦਾ ਸੀ, ਤਦ ਚੁਰਾ ਲਿਆ _ਗਿਆ। ਪਰ ਮੇਰੇ ਚੰਗੇ _ਭਾਗਾਂ 
ਕਰ ਕੇ ਹੀ ਜੀਵਿਤ ਬਚਿਆ ਹੈ। ਇਹ ਕਿਸੇ ਕੰਮ ਲਈ ਹੀ (ਇਸ) ਦੇਸ ਵਲ ਆਇਆ 
ਸੀ। ਸੋ ਅਜ ਮੈਂ ਖੋਜ ਕੇ ਪ੍ਰਾਪਤ ਕਰ _ਲਿਆ ਹੈ।੨0। 


ਸੀ _ਦਸਮ-ਗ੍ੁਰੰਥ ਸਾਹਿਬ 


ਗਹਿ ਗਹਿ ਤਾ ਕੋ ਗਰੇ ਲਗਾਵੈ। ਦੇਖਤ ਰਾਵ ਚੂੰਬਿ ਮੁਖ ਜਾਵੈ। 
ਅਪਨੇ ਧਾਮ ਸੇਜ ਡਸਵਾਈ। ਤਾ ਸੌ ਰੈਨਿ ਬਿਰਾਜਤ ਜਾਈ। _੨੧। 


ਆਠੋ ਜਾਮ ਧਾਮ ਤਿਹ ਰਾਥੈ। ਪੂਤ ਪੂਤ ਮੁਖ ਤੇ ਤਿਹ ਭਾਬੈ। 
ਕਾਮ ਕੇਲ ਨਿਸਿ ਭਈ ਕਮਾਵੈ। ਮੂਰਖ ਰਾਵ ਭੇਦ ਨਹਿ ਪਾਵੈ। ੨੨। ੧। 


/ਏੱਤਾ ਨੀ ਗਾਹੇਤ੍ਹ ਪਖ੍ਹਯਲਾਨੇ ਕਯਾ ਲਾੜੇ ਮੰਨੀ ਡੂਪ ਨੰਠਾਦੇ /ਟਕਾ ਐਂ /ਡਿਆਸ਼ਠਵੇ _ਲਾਠਤੂ _ ਨਆਪਤਨਆ 
ਗਤ ਸਮ ਸਤ) _%੬/ ੨੨੯੬੭ #ਫਰੀ/ 


ਦੰਹਰਾ 
ਬਾਂਸ _ਬਰੇਲੀ ਕੇ ਬਿਖੈ ਬੀਰ ਬਡੋ ਧਨ ਰਾਵ। 
ਸਾਹ ਪਰੀ ਤਾ ਕੀ ਤ੍ਰਿਯਾ ਰਾਖਤ ਸਭ ਕੋ _ਭਾਵ। ੧। 


ਚੱਪਲਾਂ 


ਏਕ ਪਾਤ੍ਹ _ਰਾਜਾ ਕੇ ਆਈ। _ਭੂਖਨ ਬਸਤ੍ਰ ਅਨੂਪ _ਸੁਹਾਈ। 
ਨ੍ਹਿਪ ਬਰ ਅਟਿਕ ਤਵਨ ਪਰ ਗਯੋ। _ਰਾਨਿਨ ਡਾਰਿ ਹਿਿਦੈ ਤੇ ਦਯੋ। ੨। 


ਦੰਹਰਾ 
ਏਕ ਭ੍ਰਾਤ ਨ੍ਰਿਪ ਕੋ ਹੁਤੋ ਜਾ ਕੋ ਰੂਪ ਅਪਾਰ। 
ਸਾਹ ਪਰੀ ਤਾ ਸੌ ਬਿਧੀ ਰਾਜਾ ਕੋ ਡਰ ਡਾਰਿ। ੩। 


ਚੱਪਲਾਂ 


ਨਿਤਪੁਤਿ _ਰਾਨੀ ਤਾਹਿ _ਬੁਲਾਵੈ। _ਕਾਮ _ਭੋਗ _ਤਿਹ _ਸੰਗ _ਕਮਾਵੈ। 
ਰਾਜਾ ਕੋ _ਹਿਯ ਤੇ ਬਿਸਰਾਯੋ। ਤਾ ਕੌ ਰਾਜ ਦੇਉ ਠਹਰਾਯੋ। ੪। 


ਅਬ ਮੈ ਰਾਜ ਦੇਤ ਹੋ ਤੋ ਕੌ। ਨਿਜੁ ਨਾਰੀ ਕਰਿਯਹੁ ਤੁਮ ਮੋ ਕੌ। 
ਜੋ ਮੈ ਤੁਮੈ ਕਹੋ ਸੋ ਕਰਿਯਹੁ। ਯਾ ਰਾਜਾ ਤੇ ਨੈਕ ਨ ਡਰਿਯਹੁ। ੫। 


ਮਨ _ਬੀਸਕ ਇਕ _ਬਿਸਹਿ_ਮੰਗੈਯੈ। ਸਭ ਭੋਜਨ ਕੇ ਬੀਚ ਡਰੈਯੈ। 
ਰਾਜਾ ਸਹਿਤ ਆਨ ਸਭ ਥੈਹੈ। ਛਿਨਕਿਕ ਬਿਖੈ ਮ੍ਰਿਤਕ ਹ੍ਹੈ ਜੈਹੈ। ੬। 
ਦੰਹਰਾ 
ਤਿਨ ਕੌ ਪੁਥਮ _ਸੰਘਾਰਿ ਕੈ ਲੀਜੈ ਰਾਜੁ _ਛਿਨਾਇ। 
ਆਪ ਦੇਸ ਪਤਿ ਹੂਜਿਯੈ ਮੋਹਿ ਸਹਿਤ ਸੁਖ ਪਾਇ। ੭। 
ਦੱਪਲ? 
ਤਬ ਤਿਨ ਜਾਰ ਕਾਜ ਸੋਊ ਕਿਯੋ। ਸੈਨ ਸਹਿਤ ਨਿਵਤੋ ਨ੍ਰਿਪ ਦਿਯੋ। 
ਸਭ ਭੋਜਨ ਭੀਤਰ _ਬਿਸੁ _ਡਾਰੀ। _ਸਭਹਿਨ ਬੇਸ੍ਹਾ ਸਹਿਤ _ਖਵਾਰੀ। ੮। 


ਚਰਿਤ੍ਰਂ ਪਾਖਿਆਨ ੬੭੫ 


ਉਸ ਨੂੰ ਫੜ ਫੜ ਕੇ ਗਲੇ ਲਗਾਉਂਦੀ ਅਤੇ ਰਾਜੇ ਦੇ ਵੇਖਦਿਆਂ (ਉਸ ਦਾ) 


ਚੁੰਮ ਲਹਂਦੀ। ਉਸ ਦੀ ਆਪਣੇ ਘਰ ਵਿਚ ਸੇਜ ਵਿਛਵਾਈ ਅਤੇ ਰਾਤ ਨੂੰ ਉਸ 
ਸਿਰਾਜਣ _ਲਗੀ।੨੧। 
ਅੱਠੇ ਪਹਿਰ ਉਸ ਨੂੰ ਘਰ ਵਿਚ ਰਖਦੀ ਅਤੇ ਉਸ ਨੂੰ ਮੂੰਹੋਂ ਪੁਤਰ ਪੁੱਤਰ ਕਹਿੰਦੀ। 
ਰਾਤ ਦਿਨ ਉਸ ਨਾਲ _ਕਾਮ-ਕ੍ਰੀੜਾ _ਕਰਦੀ। _ਪਰ _ਮੂਰਖ ਰਾਜਾ ਕੋਈ ਭੇਦ ਸਮਝ ਨ 
ਸਕਦਾ।੨੨। 
/ਏਥੇਂ ਨੂੰ ਗਰੈਤ੍ਰੰਪ/ਆਨ ਦੇ ਤੂਆ ਗਾਰੇੜੂ ਦੇ ਮੰਤ ਭੂਪ ਸੰਵਾਦ ਦੇ %੬੬ਵੇਂ' ਗਰੇੜ੍ਹ ਦੀ ਸਪਤਨ 
ਭਾ ਲਭ _ਹ/ _%੬੬/ =੩੨੯੬/ ਜ਼ਲਦਾ/ 


ਮੂੰਹ 
ਨਾਲ 


ਦੰਹਰਾ 

ਬਾਂਸ _ਬਰੇਲੀ ਵਿਚ ਧਨ ਰਾਵ ਨਾਂ ਦਾ ਬਹੁਤ ਵੱਡਾ ਸੂਰਮਾ ਸੀ। ਉਸ ਦੀ ਸ਼ਾਹ ਪਰੀ 
ਨਾਂ ਦੀ ਇਸਤਰੀ ਸਭ _ਦਾ ਆਦਰ _ਭਾਵ _ਕਰਦੀ _ਸੀ।੧। 
ਦੱਖਣ? 

ਇਕ ਵੇਸਵਾ ('ਪਾਤ੍ਹ) ਰਾਜੇ ਪਾਸ ਆਈ ਜੋ ਸੁੰਦਰ _ਬਸਤ੍ਰਾਂ ਅਤੇ ਗਹਿਣਿਆਂ ਨਾਲ 
ਖੂਬ ਸਜੀ ਹੋਈ ਸੀ। ਰਾਜਾ ਉਸ ਉਤੇ ਮੋਹਿਤ ਹੋ ਗਿਆ ਅਤੇ ਰਾਣੀ ਨੂੰ ਮਨ ਤੋਂ ਵਿਸਾਰ 
ਦਿੱਤਾ।੨। 
ਦੰਹਰਾ 

ਰਾਜੇ ਦਾ ਇਕ ਭਰਾ ਹੁੰਦਾ ਸੀ ਜਿਸ ਦਾ ਰੂਪ ਅਪਾਰ ਸੁੰਦਰ ਸੀ। ਸ਼ਾਹ ਪਰੀ ਰਾਜੇ 
ਦਾ ਡਰ ਛਡ ਕੇ ਉਸ ਨਾਲ ਫਸ ਗਈ।੩। 
ਦੱਖਣ? 

ਰਾਣੀ ਉਸ ਨੂੰ ਰੋਜ ਬੁਲਾਉਣ _ਲਗੀ। _ਉਸ _ਨਾਲ _ਕਾਮ-ਕ੍ਰੀੜਾ ਕਰਨ _ਲਗੀ। _(ਉਸ 
ਨੇ) ਰਾਜੇ ਨੂੰ ਹਿਰਦੇ ਤੋਂ ਭੁਲਾ ਦਿੱਤਾ (ਅਤੇ ਮਨ ਵਿਚ) ਫੈਸਲਾ ਕਰ ਲਿਆ ਕਿ ਉਸ ਨੂੰ 
ਰਾਜ _ਦਿਵਾਵਾਂਗੀ।੪। 

ਹੁਣ ਮੈਂ ਤੈਨੂੰ ਰਾਜ ਦਿਆਂਗੀ ਅਤੇ ਤੂੰ ਮੈਨੂੰ ਆਪਣੀ ਪਤਨੀ ਬਣਾ ਲਈਂ। ਜੋ ਮੈਂ ਤੈਨੂੰ 
ਕਹਾਂਗੀ, ਉਹੀ ਕਰੀਂ ਅਤੇ ਇਸ ਰਾਜੇ ਤੋਂ ਜ਼ਰਾ ਜਿੰਨਾ ਵੀ ਨ ਡਰੀਂ।੫। 

ਵੀਹ ਕੁ ਮਣ ਇਕ ਜ਼ਹਿਰ ਮੰਗਵਾ ਅਤੇ ਸਾਰਿਆਂ ਦੇ ਭੋਜਨ ਵਿਚ ਪਾ ਦੇ। ਰਾਜੇ 
ਸਮੇਤ ਸਾਰੇ ਆ ਕੇ ਖਾਣਗੇ ਅਤੇ ਇਕ _ਛਿਣ ਵਿਚ ਸਾਰੇ ਮਰ _ਜਾਣਗੇ।੬। 
ਦੰਹਰਾ 

ਉਨ੍ਹਾਂ `ਨੂੰ ਪਹਿਲਾਂ ਮਾਰ ਕੇ (ਫਿਰ) ਰਾਜ ਖੋਹ ਲੈ ਅਤੇ ਆਪ ਦੇਸ ਦਾ ਸੁਆਮੀ ਬਣ 
ਕੇ ਮੇਰੇ ਸਹਿਤ ਸੁਖ ਪ੍ਰਾਪਤ _ਕਰ।੭। 
ਦੱਖਣ? 

ਤਦ ਉਸ ਦੇ ਯਾਰ ਨੇ ਉਹੀ ਕੰਮ ਕੀਤਾ ਅਤੇ ਰਾਜੇ ਨੂੰ ਸੈਨਾ ਸਹਿਤ _ਨਿਉਤਾ ਦਿੱਤਾ। 
ਸਭ ਦੇ ਭੋਜਨ ਵਿਚ ਜ਼ਹਿਰ ਪਾ ਦਿੱਤੀ ਅਤੇ ਵੇਸਵਾ ਸਮੇਤ _ਸਭ ਨੂੰ _ਖਵਾ ਦਿੱਤੀ।੮। 


੬੭੬ 


ਸੈਨ ਸਹਿਤ _ਭਛਤ ਨ੍ਰਿਪ ਭਏ। ਘਰਿਕਿਕ ਬਿਖੈ ਮੌਤ ਮਰਿ ਗਏ। 
ਜਿਯਤ ਬਚੇ ਤੋ ਤਿਨ ਗਹਿ ਘਾਏ। 


ਤਿਨ ਕੌ ਮਾਰਿ ਰਾਜ ਤਿਨ ਲਿਯੋ। ਤਾ ਕੌ ਨਿਜੁ ਨਾਰੀ ਲੈ ਕਿਯੋ। 
ਹਾਥ _ਠਾਢ ਕੀਨੋ ਤਿਹ _ਘਾਯੋ। _ਪਾਇ _ਪਰਿਯੋ ਤਿਹ ਆਨਿ ਮਿਲਾਯੋ। 


ਐਸੋ _ਚਰਿਤ _ਚੰਚਲਾ ਕੀਨੋ। _ਨਿਜੁ _ਨਾਯਕ ਕੌ ਬਧ ਕਰਿ ਦੀਨੋ। 


1 


ਰਾਜ ਜਾਰ ਕੌ _ਲੈ ਦਿਯੋ ਐਸੇ ਖੇਲਿ ਖਿਲਾਰਿ। ੧੨। ੧। 
/ਛੱਤਾ ਨੰ ਗਾਨਤ ੫ਖ੍ਹਯਾਨੇ /ਤੇ੍‌ਯਾ ਲਾਠੇਤ੍ਹ ਅਤ ਭੂਪ ਨੰਠਾਦੇ /ਏਕ ਸੈਂ ਸਤਨਨਵੈਂ ਲਾੰਠਤ੍ਹ ਸਮਾਪਤਮ 


ਤੀਨ ਭਵਨ ਭੀਤਰ ਨਹੀ ਜਾ ਸਮ ਰਾਜ ਕੁਮਾਰਿ। ੨। 


ਏਕ ਪਾਤ _ਰਾਜਾ ਪਹਿ ਆਈ। _ਨਿਜੁ _ਹਾਥਨ ਬਿਧਿ ਜਾਨੁ _ਬਨਾਈ। 
ਤਾ ਪਰ ਅਟਕ ਰਾਵ ਕੀ ਭਈ। ਰਾਨੀ ਬਿਸਰਿ ਹਿਰਦੈ ਤੈ ਗਈ। ੩। 


ਅਬਲਾ ਦੇਸ ਦੇਸ ਤੇ ਆਈ। ਆਨਿ ਰਾਵ ਕੀ ਪੁਰੀ ਸੁਹਾਈ। ੫। 


ਸੀ _ਦਸਮ-ਗ੍ੁੰਥ ਸਾਹਿਬ 


ਤਿਨ ਤੇ ਏਕ ਜਾਨ ਨਹਿ ਪਾਏ। 


ਔਰ ਸੂਰਮਨ ਕੌ ਬਧ ਕਿਯੋ। _ਰਾਜ ਜਾਰ ਅਪਨੈ ਕੋ ਦਿਯੋ। _੧੧। 


ਦੰਹਰਾ 
ਇਹ ਚਰਿਤੂੁ ਸੋ ਚੰਚਲਾ ਨਿਜੁ _ਨਾਯਕ ਕੋ ਮਾਰਿ। 


ਡਾ ਲਭ ਮ੍ਤ/ _%੭/ ਤ੩6੮/ ਆਫੜੰ/ 


ਦੰਹਰਾ 

ਪਛਿਮ ਕੋ ਰਾਜਾ ਰਹੈ ਰਨ ਮੰਡਨ ਸਿੰਘ ਨਾਮ। 
ਦੇਸ ਦੇਸ ਕੇ ਏਸ ਜਿਹ ਪੂਜਤ ਆਠੋ ਜਾਮ। _੧। 
ਵਾ ਰਾਜਾ ਕੀ _ਬਲਿਭਾ ਜੋਤਿ ਮਤੀ ਸੁਭ _ਕਾਰਿ। 


ਚੱਪਲਾਂ 


ਦੰਹਰਾ 
ਤਬ ਰਾਨੀ ਚਿਤ ਕੇ ਬਿਖੈ ਰਹੀ ਅਧਿਕ ਹੀ ਖੀਝਿ। 
ਵਾ ਬੇਸ੍ਹਾ ਪਰਿ ਰਾਵ ਕੀ ਸੁਨਿ ਸਰ ਵਨਨ ਅਤਿ ਰੀਝਿ। ੪। 


ਚੱਪਾਣ? 
ਦੇਸ ਦੇਸ ਖਬਰੈ ਦੈ ਗਈ। ਬੇਸੂਨ ਰੀਝਿ ਰਾਵ ਕੀ ਭਈ। 


ਛੱ 
ਕੁਧਿਤ ਭਈ ਧਾਰਿ 
ਬੇਸੂਨ ਭਏ ਰਮੇ 


ਹਰ” 
ਬਦਨ ਮੈ ਮੋਨ। 
ਸੰਭਰਿ ਹੈ ਕੌਨ। ੬। 


ਚਰਿਤ੍ਰ ਪਾਖਿਆਨ ੬੭੭ 


ਰਾਜੇ ਨੇ ਸੈਨਾ ਸਹਿਤ ਭੋਜਨ ਕੀਤਾ ਅਤੇ ਇਕ _ਘੜੀ ਵਿਚ ਮੌਤ (ਆਣ ਤੇ) ਮਰ 
ਗਏ। ਜੋ ਜੀਉਂਦੇ ਬਚੇ ਸਨ, ਉਨ੍ਹਾਂ `ਨੂੰ ਪਕੜ ਕੇ ਮਾਰ ਦਿੱਤਾ। ਉਨ੍ਹਾਂ ਵਿਚੋਂ ਇਕ ਵੀ 
ਜੀਉਂਦਾ ਨਹੀਂ ਜਾ _ਸਕਿਆ।੯। 

ਉਨ੍ਹਾਂ ਨੂੰ ਮਾਰ ਕੇ ਉਸ ਨੇ ਰਾਜ ਸੰਭਾਲ ਲਿਆ ਅਤੇ ਉਸ ਨੂੰ ਆਪਣੀ ਰਾਣੀ ਬਣਾ 
ਲਿਆ। ਜਿਸ ਨੇ ਵੀ ਹੱਥ ਖੜਾ _ਕੀਤਾ (ਭਾਵ--ਹਥਿਆਰ ਚੁਕਿਆ) ਉਸ ਨੂੰ ਮਾਰ ਦਿੱਤਾ। 
ਜੋ ਪੈਰੀਂ ਪੈ ਗਿਆ, ਉਸ ਨੂੰ ਨਾਲ ਮਿਲਾ _ਲਿਆ।੧0। 

ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਕੀਤਾ ਅਤੇ ਆਪਣੇ ਪਤੀ ਦਾ ਬਧ _ਕਰ ਦਿੱਤਾ। 
ਹੋਰ ਸੂਰਮਿਆਂ ਦਾ ਵੀ _ਸੰਘਾਰ ਕਰ ਦਿੱਤਾ ਅਤੇ ਰਾਜ _ਆਪਣੇ ਯਾਰ ਨੂੰ ਦੇ _ਦਿੱਤਾ।੧੧। 
ਦੰਹਰਾ 

ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣੇ ਸੁਆਮੀ ਨੂੰ ਮਾਰ ਦਿੱਤਾ ਅਤੇ ਰਾਜ ਆਪਣੇ 
ਪ੍ਰੇਮੀ ਨੂੰ ਲੈ ਦਿੱਤਾ। ਇਸ ਤਰ੍ਹਾਂ ਦੀ ਖੇਡ _ਖੇਡੀ।੧੨। 

ਏਥੋਂ 27 ਗੱਰੇੜੁੰਪ/ਸਆਨ ਦੇ ਤੂੰਆ ਗਾਰੇੜ੍ਹ ਦੇ ਮੰਡ ਭੂਪ ਸੰਵਾਦ ਦੇ %ਵੇ' ਗਰੇੜ੍ਹ ਦੀ ਸ਼ਮਪਤ£ 

ਭ ਲਭ ਹੰ/ _%੬੭/ =੨੩0੮/ ਚਲਦਾ/ 


ਦੰਹਰਾ 


ਪੱਛਮ (ਦੇਸ਼) ਵਿਚ ਰਨ ਮੌਡਨ ਸਿੰਘ ਨਾਂ ਦਾ ਇਕ ਰਾਜਾ 
ਰਾਜੇ ਅੱਠੇ ਪਹਿਰ ਪੂਜਦੇ _ਸਨ।੧। ਉਸ ਰਾਜੇ _ਦੀ ਜੋਤਿ ਮਤੀ 
ਵਾਲੀ ਇਸਤਰੀ _ਸੀ। _ਉਸ ਵਰਗੀ ਤਿੰਨਾਂ ਲੋਕਾਂ ਵਿਚ _ਕੋਈ ਰਾਜ _ਕੁਮਾਰੀ ਨਹੀਂ _ਸੀ।੨। 


ਸੀ ਜਿਸ ਨੂੰ ਦੇਸ ਦੇਸ ਦੇ 
ਨਾਂ ਦੀ 


ਚੱਪਾਣ 
(ਇਕ ਵਾਰ) ਇਕ ਵੇਸਵਾ (ਪਾਤਰ) ਰਾਜੇ ਕੋਲ ਆਈ। (ਉਹ ਇਤਨੀ ਸੁੰਦਰ ਸੀ) 
ਮਾਨੋ __ਵਿਧਾਤਾ ਨੇ ਆਪਣੇ ਹੱਥਾਂ ਨਾਲ ਉਸ ਨੂੰ ਬਣਾਇਆ ਹੋਵੇ। ਉਸ ਉਤੇ ਰਾਜਾ ਮੋਹਿਤ 


ਹੋ ਗਿਆ ਅਤੇ ਰਾਣੀ ਹਿਰਦੇ ਵਿਚੋਂ ਵਿਸਰ ਗਈ।੩। 
ਦੰਹਰਾ” 

ਤਦ ਰਾਣੀ ਮਨ ਵਿਚ ਬਹੁਤ ਹੀ ਖਿਝੀ ਜਦ ਉਸ ਨੇ ਰਾਜੇ ਨੂੰ ਵੇਸਵਾ ਉਤੇ ਰੀਝਿਆ 
ਹੋਇਆ ਸੁਣਿਆ।੪। 
ਚੱਪਾਣ 

ਦੇਸ ਦੇਸ ਵਿਚ ਖਬਰ ਪਹੁੰਚ ਗਈ _ਕਿ _ਰਾਜਾ ਵੇਸਵਾ ਉਤੇ ਮੋਹਿਤ ਹੋ ਗਿਆ ਹੈ। 
(ਤਦ) ਦੇਸ ਦੇਸ ਤੋਂ ਇਸਤਰੀਆਂ ਆ ਗਈਆਂ ਅਤੇ ਆ ਕੇ ਰਾਜੇ ਦੀ ਨਗਰੀ ਨੂੰ ਸੁਸ਼ੋਭਿਤ 
ਕਰਨ _ਲਗੀਆਂ।੫। 
ਦੰਹਰਾ” 
ਕੇ 


ਕੋੋਧਿਤ ਹੋ ਵਿਚ ਚੁਪ ਧਾਰਨ ਕਰ ਲਈ (ਅਤੇ _ਸੋਚਣ ਲਗੀ 
ਵੇਸਵਾਵਾਂ ਵਿਚ 


ਰਾਣੀ ਮੁਖ 
ਤਾਂ ਅਟਕ _ਗਿਆ ਹੈ, (ਹੁਣ) ਸਾਡੀ ਸੰਭਾਲ ਕੌਣ _ਕਰੇਗਾ।੬। 


ਤਦ 
ਕਿ) ਰਾਜਾ 


੬੭੮ 


ਸੀ _ਦਸਮ-ਗੁੁੰਥ ਸਾਹਿਬ 


ਚੱਲ? 
ਐਸੋ ਜਤਨ ਕਛੂ ਅਬ _ਕਰਿਯੈ। ਜਾ ਤੇ ਇਨ ਬੇਸ੍ਹਨ ਕੋ ਮਰਿਯੈ। 
ਲਖਤ ਰਾਵ ਕੇ ਪ੍ਰੀਤਿ ਜਨਾਊ। _ਛਲਿ ਸੋ ਬਡੋ ਕਲੇਸ ਮਿਟਾਊ। _੭। 


ਅਧਿਕ ਪ੍ਰੀਤ ਬੇਸੂਨ ਸੋ _ਕੀਨੀ। ਲਛਮੀ ਬਹੁਤ ਸਭਨ _ਕਹ _ਦੀਨੀ। 
ਪ੍ਰੀਤਿ ਕਰਤ ਜਿਹ ਨ੍ਰਿਪਤਿ ਹਮਾਰੋ। ਸੋ_ਹਮ ਕੌ ਪ੍ਰਾਨਨ ਤੇ ਪ੍ਯਾਰੋ। ੮। 


ਇਹ ਸੁਨਿ ਬੈਨ ਫੂਲ ਨ੍ਰਿਪ ਗਯੋ। ਭੇਦ ਅਭੇਦ ਨ ਪਾਵਤ ਭਯੋ। 
ਯਾ ਸੋ ਕਰਤ ਪ੍ਰੀਤਿ ਮੈ ਭਾਰੀ। ਰਾਨੀ ਕਰਤ ਤਾਹਿ ਰਖਵਾਰੀ। ੯। 


ਦੰਹਰਾ 
ਸਭ _ਰਾਨੀ _ਬੇਸੂਨ ਸਹਿਤ _ਲੀਨੀ ਨਿਕਟਿ _ਬੁਲਾਇ। 
ਭਾਤਿ ਭਾਤਿ ਕੇ ਸੁਖ ਕਿਯੇ ਤਿਨ ਤੇ ਗੀਤ ਗਵਾਇ। _੧0। 
ਚੱਪਲਾਂ 


ਐਸੋ _ਚਰਿਤ ਨਿਤ ਨ੍ਰਿਪ ਕਰਈ। ਕਛੁ _ਰਾਨਿਨ ਤੇ ਸੰਕ ਨ ਧਰਈ। 
ਸਭ ਬੇਸੂਨ ਤੇ ਧਾਮ ਲੁਟਾਵੈ। ਜੋਤਿ ਮਤੀ _ਜਿਯ ਮੈ _ਪਛੁਤਾਵੈ। ੧੧। 


ਤਬ ਰਾਨੀ ਨ੍ਰਿਪ ਤੀਰ ਉਚਾਰੋ। ਸੁਨੋ _ਨ੍ਰਿਪਤਿ ਜੂ ਬਚਨ _ਹਮਾਰੋ। 
ਬੇਰੀ ਏਕ _ਬੈਠਿ ਸੁਖ ਕੀਜੈ। ਦੂਜੀ ਨਾਵ _ਬੇਸਵਨ ਦੀਜੈ। _੧੨। 
ਹਮ ਤੁਮ ਬੈਠਿ ਨਾਵ ਸੁਖ ਕੈਹੈ। ਇਨ ਬੇਸੂਨ ਤੇ ਗੀਤਿ ਗਵੈਹੈ। 
ਜੋ ਸੁੰਦਰਿ ਇਨ ਤੇ ਲਖਿ ਲਿਜਿਯਹੁ। ਤਾ ਸੋ ਭੋਗ ਰਾਵ ਤੁਮ ਕਿਜਿਯਹੁ। ੧੩। 


ਸੋ_ਸੁਨਿ ਰਾਵ ਅਨੰਦਿਤ ਭਯੋ। _ਤ੍ਰਿਯਨ ਸਹਿਤ ਬੇਸੂਨ ਲੈ _ਗਯੋ। 
ਆਮੂੰ ਜਹਾ _ਬਹਿਤ ਨਦ ਭਾਰੋ। ਜਨੁ _ਬਿਧਿ ਅਸਟਮ ਸਿੰਧੁ _ਸਵਾਰੋ। _੧੪। 


ਨੀਕੀ _ਨਾਵ _ਰਾਨਿਯਨ _ਲਈ। _ਬੇਰੀ ਬੁਰੀ ਬੇਸੂਨ _ਦਈ। 
ਅਪਨੇ _ਰਾਵ _ਤੀਰ ਬੈਠਾਰਿਯੋ। ਮੂਰਖ ਭੇਦ ਨ ਕਛੂ _ਬਿਚਾਰਿਯੋ। _੧੫। 


ਤਬ ਰਾਨੀ ਤਿਨ ਅਤਿ ਧਨੁ _ਦੀਨੋ। _ਬੇਰਿਯਾਰ ਅਪਨੇ ਬਸਿ ਕੀਨੋ। 
ਜਹਾ ਬਹੁਤ ਆਮੂੰ ਨਦ ਭਾਰੋ। _ ਬੇਸੂਨ ਤਹੀ ਬੋਰਿ ਤੁਮ ਡਾਰੋ। ੧੬। 


ਅਰਧ _ਨਦੀ _ਨਵਕਾ ਜਬ _ਗਈ। _ਤਬ ਹੀ ਫੋਰਿ ਮਲਾਹਨ ਦਈ। 
ਸਭ ਬੇਸ੍ਹਾ _ਡੂਬਨ ਤਬ _ਲਾਗੀ। __ਭਰੂਵਨਿ ਦਸੋ ਦਿਸਨ ਕਹ _ਭਾਗੀ। _੧੭। 


ਚਰਿਤ੍ਰ ਪਾਖਿਆਨ ੬੭੯ 


ਚੱਪਾਣ 
ਮਾਰ ਦਿੱਤਾ _ਜਾਏ। (ਉਨ੍ਹਾਂ _ਵੇਸਵਾਵਾਂ ਨਾਲ) ਰਾਜੇ _ਦੇ ਵੇਖਦਿਆਂ ਪ੍ਰੀਤ ਦਾ ਵਿਖਾਵਾ ਕਰਾਂ 
ਪਰ _ਛਲ ਕਰ ਕੇ (ਇਨ੍ਹਾਂ ਦੀ ਮੌਜੂਦਗੀ ਦਾ) ਵੱਡਾ ਕਲੇਸ਼ ਮਿਟਾ _ਦਿਆਂ।੭। 

(ਉਸ ਨੇ) ਵੇਸਵਾਵਾਂ ਨਾਲ ਬਹੁਤ ਪ੍ਰੀਤ ਜਤਾਈ ਅਤੇ _ਸਭ ਨੂੰ ਬਹੁਤ _ਧਨ _ਦਿੱਤਾ। 
(ਅਤੇ ਮੂੰਹੋਂ ਕਹਿੰਦੀ ਕਿ) ਜਿਸ _ਨਾਲ ਸਾਡੇ _ਰਾਜਾ ਜੀ ਪਿਆਰ _ਕਰਨ, _ਉਹ ਸਾਨੂੰ ਪ੍ਰਾਣਾਂ 
ਨਾਲੋਂ ਵੀ ਅਧਿਕ ਪਿਆਰੀ _ਹੈ।੮। 

ਇਹ ਬੋਲ ਸੁਣ ਕੇ ਰਾਜਾ ਫੁਲ ਗਿਆ ਅਤੇ (ਕਿਸੇ ਪ੍ਰਕਾਰ ਦੇ) ਗੁਝੇ ਭੇਦ ਨੂੰ ਸਮਝ 
ਨ ਸਕਿਆ। (ਸਗੋ ਸੋਚਣ ਲਗਿਆ ਕਿ) ਜਿਨ੍ਹਾਂ ਨਾਲ ਮੈਂ ਬਹੁਤ ਪ੍ਰੇਮ ਕਰਦਾ ਹਾਂ, ਰਾਣੀ 
ਉਨ੍ਹਾਂ ਦੀ ਰਾਖੀ ਕਰਦੀ ਹੈ।੯। 
ਦੰਹਰਾ” 

(ਰਾਜੇ ਨੇ) ਸਾਰੀਆਂ ਰਾਣੀਆਂ ਨੂੰ _ਵੇਸਵਾਵਾਂ ਸਮੇਤ ਆਪਣੇ ਕੋਲ ਬੁਲਾ ਲਿਆ ਅਤੇ 


ਉਨ੍ਹਾਂ ਤੋ ਗੀਤ ਗਵਾ _ਗਵਾ ਕੇ _ਬਹੁਤ ਸੁਖ ਪ੍ਰਾਪਤ _ਕੀਤਾ।੧0। 


ਚੱਪਣਾ 

ਇਸ ਤਰ੍ਹਾਂ ਦੇ ਕੰਮ ਰਾਜਾ ਹਰ ਰੋਜ਼ ਕਰਦਾ _ਅਤੇ _ਰਾਣੀਆਂ ਤੋ ਕੁਝ ਵੀ ਸੰਗ ਨ 
ਕਰਦਾ। (ਰਾਜਾ) ਸਾਰੀਆਂ _ਵੇਸਵਾਵਾਂ ਉਤੇ ਘਰ ਲੁਟਾ ਰਿਹਾ ਸੀ। ਜੋਤਿ ਮਤੀ (ਰਾਣੀ) ਮਨ 
ਵਿਚ ਬਹੁਤ _ਪਛਤਾਉਂਦੀ ਸੀ _(ਭਾਵ[ ਦੁਖੀ ਹੁੰਦੀ ਸੀ)।੧੧। 

ਤਦ ਰਾਣੀ ਨੇ ਰਾਜੇ ਕੋਲ ਕਿਹਾ-- ਹੇ ਰਾਜਾ ਜੀ! ਮੇਰੀ ਗੌਲ ਸੁਣੋ। ਇਕ ਬੇੜੀ ਵਿਚ 
(ਤੁਸੀਂ ਤੇ ਮੈਂ) ਬੈਠ ਕੇ ਸੁਖ ਮੰਨਾਈਏ ਅਤੇ ਦੂਜੀ ਬੇੜੀ ਵੇਸਵਾਵਾਂ ਨੂੰ _ਦੇਈਏ।੧੨। 


(ਇਕ) ਬੇੜੀ ਵਿਚ ਤੁਸੀਂ ਤੇ ਮੈਂ ਬੈਠ ਕੇ ਸੁਖ ਪ੍ਰਾਪਤ ਕਰੀਏ ਅਤੇ ਇਨ੍ਹਾਂ _ਵੇਸਵਾਵਾਂ 
ਤੋਂ ਗੀਤ ਗਵਾਈਏ। ਇਨ੍ਹਾਂ ਵਿਚੋਂ ਜੋ (ਤੁਹਾਨੂੰ) ਸੁੰਦਰ ਲਗੇ, ਉਸ ਨਾਲ ਹੇ ਰਾਉ ਜੀ! ਤੁਸੀਂ 
ਭੋਗ ਕਰਨਾ।੧੩। 

ਇਹ ਗੱਲ ਸੁਣ ਕੇ ਰਾਜਾ ਆਨੰਦਿਤ ਹੋਇਆ ਅਤੇ ਰਾਣੀਆਂ _ਸਮੇਤ _ਵੇਸਵਾਵਾਂ ਨੂੰ 
ਉਥੇ ਲ! ਗਿਆ ਜਿਥੇ ਆਮੂੰ ਨਾਂ ਦਾ ਵੱਡਾ ਦਰਿਆ ਵਗਦਾ ਸੀ (ਜੋ ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ _ਵਿਧਾਤਾ ਨੇ _ਔਠਵਾਂ ਸਮੁੰਦਰ ਬਣਾਇਆ ਹੋਵੇ।੧੪। 

ਚੰਗੀ ਬੇੜੀ ਰਾਣੀ ਨੇ ਆਪ ਰਖ _ਲਈ ਅਤੇ ਨੁਕਸ ਵਾਲੀ ਬੇੜੀ ਵੇਸਵਾਵਾਂ ਨੂੰ ਦੇ 
ਦਿੱਤੀ। ਰਾਜੇ ਨੂੰ ਆਪਣੇ _ਕੋਲ _ਬਿਠਾ _ਲਿਆ। (ਉਹ) ਮੂਰਖ ਇਸ ਭੇਦ ਨੂੰ ਨ ਸਮਝ 
ਸਕਿਆ।੧੫। 

ਤਦ ਰਾਣੀ ਨੇ _ਮਲਾਹਾਂ _('ਬੇਰਿਯਾਰ”) ਨੂੰ ਬਹੁਤ ਧਨ ਦੇ ਕੇ ਉਨ੍ਹਾਂ ਨੂੰ ਆਪਣੇ ਵਸ 
ਵਿਚ ਕਰ ਲਿਆ (ਅਤੇ _ਕਿਹਾ--) ਜਿਥੇ ਆਮੂ ਨਦੀ ਦਾ (ਤੇਜ਼) ਵਹਾ ਹੋਵੇ, ਵੇਸਵਾਵਾਂ ਨੂੰ 
ਉਥੇ _ਡਬੋ _ਦਿਓ।੧੬। 

ਜਦ ਨੌਕਾ ਨਦੀ ਦੇ ਔਧ ਵਿਚ ਪਹੁੰਚ ਗਈ ਤਾਂ _ਮਲਾਹਾਂ _ਨੇ _ਉਸ ਨੂੰ ਤੋੜ ਦਿੱਤਾ। 
ਤਦ ਸਭ _ਵੇਸਵਾਵਾਂ ਡੁਬਣ ਲਗੀਆਂ ਤਾਂ _ਦਾਸੀਆਂ _('ਭਰੁਵਨਿ” _ਭੜੂਈ ਦੀ ਇਸਤਰੀ) ਦਸਾਂ 
ਦਿਸ਼ਾਵਾਂ ਵਲ _ਭਜਣ ਲਗੀਆਂ (ਅਰਥਾਤ! ਇਧਰ _ਉਧਰ _ਭਜਣ _ਲਗੀਆਂ)।੧੭। 


ਸੀ _ਦਸਮ-ਗ੍ਰੰਥ ਸਾਹਿਬ 


ਬੇਸ੍ਹਾ ਸਕਲ _ਗੁਚਕਿਯਨ ਖਾਹੀ। ਨੌਰ ਨ ਰਹੀ _ਭਾਜਿ ਜਿਤ ਜਾਹੀ। 
ਹਾਇ ਹਾਇ ਰਾਨੀ ਤਬ ਕਰਈ। _ਇਨ ਮੂਏ ਰਾਜਾ ਇਹ _ਮਰਈ। _੧੮। 


ਰਾਵ ਸੁਨਤ ਇਨ ਕਹੈ _ਨਿਕਾਰਹੁ। _ਸਖਿਯਨ _ਕਹਿਯੋ ਬੋਰ ਗਹਿ __ਡਾਰਹੁ। 
ਅਮਿਤ _ਮ੍ਰਿਦੰਗ _ਬਹਤ _ਕਹੂੰ _ਜਾਹੀ। _ਬੇਸ੍ਹਾ ਕਹੀ _ਗੁਚਕਿਯਨ _ਖਾਹੀ। _੧੯। 


ਮੁਰਲੀ ਮੁਰਜ _ਤੰਬੂਰਾ ਬਹੈ। _ਭਰੂਆ ਬਹੇ ਜਾਤਿ ਨਹਿ ਕਹੇ। 
ਭਰੂਅਨਿ _ਕਹੂੰ _ਪੁਕਾਰਤ _ਜਾਹੀ। _ਬੇਸੂਨ ਰਹੀ ਕਛੂ ਸੁਧਿ _ਨਾਹੀ। _੨0। 


ਡੂਬਿ ਡੂਬਿ ਭਭਰੂਆ ਕਹੂੰ ਮਰੇ। ਭਰੂਅਨਿ ਉਦਰ ਨੀਰ ਸੋ_ਭਰੇ। 
ਬੇਸ੍ਹਾ _ਏਕ _ਜਿਯਤ _ਨਹਿ _ਬਾਚੀ। _ਐਸੀ ਮਾਰ _ਕਿਰੀਚਕ _ਮਾਚੀ। _੨੧। 


ਗੁਚਕਿ ਖਾਤ ਬੇਸ੍ਹਾ ਜੇ _ਗਈ। _ਟੰਗਰਨਿ ਪਕਰਿ ਬੋਰਿ ਸੋਊ ਦਈ। 
ਹਾਇ ਹਾਇ ਨ੍ਰਿਪ ਠਾਢ ਪੁਕਾਰੈ। ਕੋ ਪਹੁਚੈ ਤਿਨ ਖੈਚਿ _ਨਿਕਾਰੈ। _੨੨। 


ਜੋ ਬੇਸ੍ਹਾ _ਕਾਢਨ ਕਹ ਗਯੋ। _ਡੂਬਤ _ਵਹੂ ਨਦੀ ਮਹਿ ਭਯੋ 
ਧਾਰ ਧਾਰ _ਭਰੁਅਨਿ ਇਕ _ਕਰਹੀ। ਡੂਬਿ ਡੂਬਿ ਸਰਿਤਾ ਮੋ ਮਰਹੀ। ੨੩॥। 


ਕੂਕਿ ਕੂਕਿ ਬੇਸ੍ਹਾ ਸਭ _ਹਾਰੀ। __ਕਿਨਹੀ ਪੁਰਖ ਨ _ਐਚਿ ਨਿਕਾਰੀ। 
ਭਰੂਆ ਮਰਿ ਭਰੂਅਨਿ ਜੁਤ ਰਹੇ। ਇਕ ਸੋ _ਸਾਠਿ ਤਾਇਫੇ ਬਹੇ। ੨੪। 


ਚੱਪਾਣ 
ਤਬ ਰਾਨੀ ਨ੍ਰਿਪ ਪੈ _ਚਲਿ ਗਈ। _ਭਾਤਿ ਭਾਤਿ _ਸਮੁਝਾਵਤ _ਭਈ। 


ਪਤਿ ਤੁਮ ਕਛੂ ਸੋਕ ਨ ਬਿਚਾਰਹੁ। ਇਨ _ਰਨਿਯਨ ਕੇ ਸੰਗ ਬਿਹਾਰਹੁ। ੨੬। 


ਔਰ ਬੇਸ੍ਹਾ ਬੋਲਿ ਪਠੈਯਹੁ। _ਕਾਮ _ਕੇਲ _ਤਿਨ _ਸੈਗ _ਕਮੈਯਹੁ। 
ਜੋ ਤੁਮ ਕੌ ਰਾਖਿਯੋ ਕਰਤਾਰਾ। ਹੋਇ ਸੁੰਦਰੀ ਕਈ _ਹਜਾਰਾ। _੨੭। 
ਦੰਹਰਾ 
ਮੂੜ ਰਾਵ ਚੁਪ ਹ੍ਹੈ ਰਹਿਯੋ ਸਕਿਯੋ ਨ _ਚਰਿਤ ਬਿਚਾਰਿ। 
ਪੁਗਟ _ਅਖਾਰੇ _ਸਾਠਿ ਸਤ ਰਾਨੀ ਦਏ ਸੰਘਾਰਿ। ੨੮। ੧। 


/ਏੱਤਾ ਸੀ ਗਾਰੇਤ੍ਹ ੫ਲ੍ਹਯਾਨੇ /ਕੈਯਾ ਗਾਹੇੜ੍ਹੇ ਅਤ ਭੂਖ ਸੰਲਾਦੇ /ਏਕ ਸੈਂ ਅਠਸ਼ਠਵ_ਲਾਠਤੂ ਸ਼ਮਪਤਨਆ 


ਗਤ ਸਭਨ _ਸ੍ਤ/ _੧੬੮/ ੩੩੩੬੭ #ਫਲੰ/ 


ਚਰਿਤ੍ਰ ਪਾਖਿਆਨ ੬੮੧ 


ਮਰ 
ਕਿ ਰਿ 
ਨੂੰ 


ਪਾਣੀ _ਨਾਲ _ਭਰ _ਗਏ _ਸਨ। ਇਕ ਵੇਸਵਾ ਵੀ ਜੀਉਂਦੀ ਨਹੀਂ ਬਚੀ। _ਅਜਿਹੀ ਮਾਰ 
(ਜਿਹੀ ਭੀਮ ਸੈਨ ਨੇ) ਕ੍ਰੀਚਕਾਂ (ਉਤੇ ਕੀਤੀ _ਸੀ)।੨੧। 
ਜੇ _ਗੋਤੇ ਖਾਂਦੀ ਕੋਈ ਵੇਸਵਾ (ਬਚ) ਗਈ ਤਾਂ ਉਸ ਨੂੰ ਟੰਗੋਂ ਪਕੜ ਕੇ ਡਬਥੋ ਦਿੱਤਾ 
ਰਾਜਾ _ਖੜੋਤਾ ਹੋਇਆ _'ਹਾਏ-ਹਾਏ” ਕਰਨ _ਲਗਾ (ਅਤੇ _ਕਹਿਣ ਲਗਾ ਕਿ) ਉਥੇ 
ਪਹੁੰਚੇ ਅਤੇ (ਉਨ੍ਹਾਂ ਨੂੰ) ਖਿਚ _ਕੇ ਬਾਹਰ _ਕਢੇ।੨੨॥। 

ਵੀ ਵੇਸਵਾਵਾਂ ਨੂੰ _ਕਢਣ ਲਈ ਗਿਆ, ਉਹ ਵੀ ਨਦੀ ਵਿਚ ਡੁਬ ਮੋਇਆ 


ਜੋ 
ਭਤੂਇਆਂ ਦੀਆਂ ਇਸਤਰੀਆਂ (ਨਦੀ ਦੀ) ਧਾਰ ਨਾਲ ਧਾਰ ਹੋ. ਗਈਆਂ ਅਤੇ ਨਦੀ ਵਿਚ 


ਨੇ 
ਉਨਹਾਂ ਨੂੰ `ਖਿਚ ਕੇ ਨ ਕਢਿਆ। _ਭੜੂਏ ਆਪਣੀਆਂ ਇਸਤਰੀਆਂ ਸਹਿਤ ਉਥੇ ਹੀ ਰਹੇ 
(ਭਾਵ ਡੁਬ _ਗਏ)। ਇਕ ਸੌ ਸਠ ਵੇਸਵਾਵਾਂ ਰੁੜ੍ਹ _ਗਈਆਂ।੨੪। 
ਦੰਹਾਰਾ 

ਪਾਣੀ ਨਾਲ ਭਿਜ ਕੇ (ਉਨ੍ਹਾਂ ਦੇ) ਜਾਮੇ ਦਸ ਦਸ ਮਣ ਦੇ ਹੋ 
ਦੀਆਂ _ਸਲਵਾਰਾਂ ਹੋ __ਗਈਆਂ। _ਸਾਰੀਆਂ _ਵੇਸਵਾਵਾਂ ਡੁਬ _ਮਰੀਆਂ, ਉਨ੍ਹਾਂ 
ਨ ਕਢ _ਸਕਿਆ।੨੫। 
ਚੱਪਣਾ 

ਤਦ ਰਾਣੀ ਰਾਜੇ ਕੋਲ ਚਲ ਕੇ ਗਈ ਅਤੇ ਕਈ ਢੰਗਾਂ ਨਾਲ ਸਮਝਾਉਣ _ਲਗੀ। ਹੇ 
ਪਤੀ ਦੇਵ! ਤੁਸੀਂ _ਕੁਝ _ਵੀ ਦੁਖ ਨ _ਮਨਾਓ। ਇਨ੍ਹਾਂ ਰਾਣੀਆਂ ਨਾਲ _ਵਿਹਾਰ _ਕਰੋ।੨੬। 

(ਮੈਂ ਤੁਹਾਨੂੰ) ਹੋਰ _ਵੇਸਵਾਵਾਂ _ਬੁਲਾ ਦਿੰਦੀ ਹਾਂ। ਉਨ੍ਹਾਂ _ਨਾਲ _ਕਾਮ-ਕ੍ਰੀੜਾ _ਕਰਨਾ। 
ਜੋ ਤੁਹਾਨੂੰ _ਕਰਤਾਰ ਨੇ _ਰਖ _ਲਿਆ ਹੈ (ਤਾਂ ਫਿਰ) ਸੁੰਦਰੀਆਂ ਕਈ ਹਜ਼ਾਰ ਹੋਰ ਹੋ 
ਜਾਣਗੀਆਂ।੨੭। 
ਦੰਹਰਾ 

ਮੂਰਖ ਰਾਜਾ ਚੁਪ ਹੋ ਰਿਹਾ ਅਤੇ ਚਰਿਤ੍ਰ ਨੂੰ ਵਿਚਾਰ ਨ __ਸਕਿਆ। ਰਾਣੀ ਨੇ ਦਿਨ 
ਦੀਵੀਂ ਇਕ ਸੌ _ਸਠ ਵੇਸਵਾਵਾਂ ਦਾ ਅਖਾੜਾ _ਸੰਘਾਰ _ਦਿੱਤਾ।੨੮। 

/ਟਥੋਂ ਨੂੰ ਗਰੇਤੂੱਪ/ੰਮਆਨ ਦੇ ਤੂੰਆ ਗਾਰੇੜ੍ਹ ਦੇ ਮੰਤ ਭੂਪ ਸੰਵਾਦ ਦੇ %੮ਵੇ' ਗਰੇੜ੍ਹ ਦੀ ਗਆਤਨ 

ਭ ਲਭ _ਹੰ/ _%੮/ ੨੩੩੬੭ ਜ਼ਲਦਾ/ 


੬੮੨ 


ਸੀ _ਦਸਮ-ਗ੍ਰੰਥ ਸਾਹਿਬ 


ਦੱਪਲ? 
ਬ੍ਰਿਜ ਮਹਿ ਏਕ ਅਹੀਰਨਿ ਰਹੈ। ਸਾਹ ਪਰੀ ਤਾ ਕੌ ਜਗ ਕਹੈ। 
ਅਤਿ ਉਤਮ _ਤਿਹ ਅੰਗ ਬਿਰਾਜੈ। ਜਾ ਕੌ _ਨਿਰਖਿ ਚੰਦੂਮਾ ਲਾਜੈ। _੧। 


ਰੰਗੀ ਰਾਮ _ਅਹੀਰਿਕ _ਤਹਾ। _ਲਾਗੀ ਲਗਨ ਤ੍ਰਿਯਾ _ਕੀ _ਉਹਾ। 
ਜਬ _ਸੋਯੋ _ਅਪਨੋ ਪਤਿ ਜਾਨੈ। ਕਾਮ ਕੇਲ ਤਿਹ ਸੰਗ ਪੁਰਮਾਨੈ। ੨। 


ਏਕ ਦਿਵਸ ਤਾ ਸੋ ਪਤਿ ਸੋਯੋ। ਕਾਮ ਕੇਲ ਕਰਿ ਅਤਿ ਦੁਖ ਖੋਯੋ। 
ਰੰਗੀ ਰਾਮ ਤਹਾ ਚਲਿ ਆਯੋ। ਫਿਰਿ ਘਰ ਚਲਿਯੋ _ਦਾਵ ਨਹਿ _ਪਾਯੋ। ੩। 


ਜਾਗਤ _ਹੁਤੀ ਤ੍ਰਿਯਾ _ਲਖਿ _ਲੀਨੋ। _ਨੈਨਨ ਸੈਨ ਮਿਤ੍ਰ _ਕਹ _ਦੀਨੋ। 
ਖਾਰੀ ਹੁਤੀ ਸੁ ਐਚਿ _ਮੰਗਾਈ। _ਨਿਜੁ _ਪਲਘਾ ਕੇ ਨਿਕਟਿ ਬਿਛਾਈ। ੪। 


ਪਿਯ ਕੇ ਅੰਗ ਅਲਿੰਗਨ _ਕਰਿਯੋ। ਆਸਨ ਤਿਹ _ਖਾਰੀ ਪਰ _ਧਰਿਯੋ। 
ਮਨ ਮਾਨਤ ਕੋ ਭੋਗ ਕਮਾਯੋ। ਮੂਰਖ ਨਾਹ ਭੇਦ ਨਹਿ ਪਾਯੋ। _੫। 


੭%/ਤਲ 

ਚਿਮਟਿ ਚਿਮਟਿ ਕਰਿ ਭੋਗ ਅਧਿਕ ਤਾ ਸੌ ਕਿਯੋ। 

ਅਧਰ ਪਾਨ ਕਰਿ ਕੈ ਕਰਿ ਜਾਰਿ ਬਿਦਾ ਦਿਯੋ। 

ਸੋਤ ਰਹਿਯੋ ਮੂਰਖ ਕਛੁ ਭੇਦ ਨ ਪਾਇਯੋ। 

ਹੋ ਧਰ ਖਾਰੀ ਪਰ ਕਸ ਇਨ ਕਰਮ ਕਮਾਇਯੋ। ੬। 
ਦੰਹਰਾ 

ਉਰ _ਚਿਮਟਯੋ ਪਿਯ ਸੋ _ਰਹਿਯੋ ਕੇਲ ਜਾਰ ਤਨ _ਕੀਨ। 

ਖਾਰੀ ਦਈ ਉਠਾਇ ਪੁਨਿ ਜਾਰ ਬਿਦਾ ਕਰਿ ਦੀਨ। ੭। ੧। 


/ਏਤ ਗੰ ਯਾਰੇਤ੍ਰ ਖਲੂਯਾਨੋ ਯਾ ਗਾਹੇਤ੍ਹੇ ਮੰਤ ਭੂਪ ਅੰਲਾਦੇ /ਏਕ ਸੌਂ ਉਨਤਰਵਂ ਲਾਠਤ੍ਹ ਸ਼ਆਮਤਮਆ 
ਗਤ ਨਭਨਆ _ਸ੍ਤ/ _%੯/ ੨੩੪੩੭ #ਫਲੰ/ 


ਕਲਾ ਸੁ ਬੀਰ ਤਾਹਿ ਬਰ _ਨਾਰੀ। __ਮਥਿ ਸਮੁੰਦੂ ਜਨੁ _ਸਾਤ ਨਿਕਾਰੀ। 
ਜੋਬਨ ਜੋਤਿ ਅਧਿਕ ਤਿਹ ਸੋਹੈ। ਦੇਵ ਅਦੇਵਨ ਕੋ ਮਨ ਮੋਹੈ। ੨। 


ਚਰਿਤ੍ਰ ਪਾਖਿਆਨ ੬੮੩ 


ਅਹੀਰਨ (ਗੁਜਰੀ) ਰਹਿੰਦੀ ਸੀ। _ਉਸ ਨੂੰ ਸਾਰੇ ਸ਼ਾਹ _ਪਰੀ 
ਬਹੁਤ ਸੁੰਦਰ ਸੀ ਜਿਸ ਨੂੰ ਵੇਖ ਕੇ ਚੰਦੂਮਾ ਸ਼ਰਮਿੰਦਾ ਹੁੰਦਾ 


ਰਿ 


ਨਾਂ ਦਾ ਅਹੀਰ ਰਹਿੰਦਾ ਸੀ। ਉਸ ਇਸਤਰੀ ਦੀ ਉਸ ਨਾਲ 
ਉਹ ਆਪਣੇ ਪਤੀ ਨੂੰ ਸੁਤਾ ਹੋਇਆ ਸਮਝਦੀ ਤਾਂ ਉਸ 

(ਅਹੀਰ) ਨਾਲ ਪ੍ਰੋਮ-ਕ੍ੀੜਾ _ਕਰਦੀ।੨। 

ਇਕ ਦਿਨ ਉਸ ਦਾ ਪਤੀ ਸੁੱਤਾ ਹੋਇਆ ਸੀ ਅਤੇ ਬਹੁਤ ਕਾਮ-ਕੇਲ ਕਰ ਕੇ ਦੁਖ ਨੂੰ 
ਖ਼ਤਮ ਕਰ ਦਿੱਤਾ ਸੀ। ਰੰਗੀ ਰਾਮ ਵੀ ਉਥੇ ਆ ਗਿਆ, ਪਰ ਮੋਕਾ ਨ ਮਿਲਣ ਕਰ ਕੇ ਘਰ 
ਨੂੰ ਪਰਤ _ਚਲਿਆ।੩। 

ਇਸਤਰੀ ਜਾਗਦੀ ਸੀ, (ਉਸ ਨੇ) ਵੇਖ ਲਿਆ ਅਤੇ ਮਿਤਰ ਨੂੰ ਔਖ ਦਾ ਇਸ਼ਾਰਾ ਕਰ 
ਦਿੱਤਾ। ਇਕ _ਕਾਨਿਆਂ ਦੀ ਖਾਰੀ ਹੁੰਦੀ ਸੀ, (ਉਸ ਨੂੰ) ਖਿਚ ਕੇ ਮੰਗਵਾ ਲਿਆ ਅਤੇ 
ਆਪਣੇ ਪਲੰਘ ਦੇ ਨੇੜੇ _ਰਖ _ਦਿੱਤਾ।੪। 

(ਉਸ ਨੇ) ਪ੍ਰਿਯ ਦੇ ਸ਼ਰੀਰ ਨੂੰ ਜਫੀ ਪਾ ਲਈ ਅਤੇ ਆਪਣਾ ਪੇਡੂ _ਖਾਰੀ ਉਤੇ ਧਰ 
ਦਿੱਤਾ। ਮਨ ਦੀ ਇੱਛਾ ਅਨੁਸਾਰ ਭੋਗ _ਕੀਤਾ। ਮੂਰਖ ਪਤੀ (“ਨਾਹ”) ਨੇ ਭੇਦ ਨਹੀਂ 
ਪਾਇਆ।੫। 


੭%/ਤੜਲ 

(ਉਸ ਨੇ) ਉਸ ਨਾਲ ਚਿਮਟ ਚਿਮਟ ਕੇ ਬਹੁਤ ਭੋਗ ਕੀਤਾ ਅਤੇ ਬੁਲ੍ਹ ਚੂਸ ਕੇ ਯਾਰ 
ਨੂੰ ਵਿਦਾ ਕਰ _ਦਿੱਤਾ। ਮੂਰਖ ਪਤੀ ਸੁੱਤਾ ਰਿਹਾ ਅਤੇ ਕੁਝ _ਵੀ ਭੇਦ ਨ ਸਮਝ _ਸਕਿਆ। 
ਇਸ ਨੇ ਖਾਰੀ ਉਤੇ ਧਰ ਕੇ ਕਿਹੋ ਜਿਹਾ ਕਰਮ _ਕੀਤਾ।੬। 
ਦੰਹਰਾ” 


(ਉਸ ਦੀ) ਛਾਤੀ ਤਾਂ ਪਤੀ ਨਾਲ _ਲਗੀ ਰਹੀ ਅਤੇ _ਯਾਰ _ਨਾਲ _ਕੇਲ-ਕ੍ਰੀੜਾ ਕਰਨ 
ਲਈ (ਪੇਡੂ _ਖਾਰੀ ਵਲ) ਕਰ ਦਿੱਤਾ। ਫਿਰ _ਖਾਰੀ ਉਠਾ ਦਿੱਤੀ ਅਤੇ ਯਾਰ ਨੂੰ ਵਿਦਾ ਕਰ 
ਦਿੱਤਾ।੭। 

/ਟਥੋਂ ਨੂੰ ਗਰੇਤੂੱਪ/ੰਮਆਨ ਦੇ ਤੂੰਆ ਰੋੜ੍ਹ ਦੇ ਮੰਤ ਭੂਪ ਸੰਵਾਦ ਦੇ %€ਵੇ' ਗਰੇੜ੍ਹ ਦੀ ਸਮਘਤਨੀ 

ਭਾ ਲਭ ਹੰ/ _%੬੯/ =੩੪੩/ _ਜਲਦਾ/ 
ਦੰਹਰਾ 

ਸਰਬ ਸਿੰਘ ਨਾਂ ਦਾ ਪਲਵਲ ਦਾ ਇਕ ਰਾਜਾ ਸੀ ਜਿਸ ਨੂੰ ਦੇਸ ਦੇਸ ਦੇ ਰਾਜੇ ਅੱਠੇ 
ਪਹਿਰ ਯਾਦ ਕਰਦੇ ਰਹਿੰਦੇ ਸਨ।੧। 
ਚੱਪਾਣ 

ਬੀਰ ਕਲਾ ਉਸ ਦੀ ਸੁੰਦਰ ਇਸਤਰੀ ਸੀ। ਮਾਨੋ ਸੌਤ ਸਮੁੰਦਰਾਂ ਨੂੰ ਮਥ ਕੇ ਕਢਿਆ 
ਹੋਵੇ। ਉਸ _ਉਤੇ ਜੋਬਨ ਦਾ ਬਹੁਤ ਰੰਗ ਚੜ੍ਹਿਆ ਹੋਇਆ ਸੀ। _ਉਹ ਦੇਵਤਿਆਂ ਅਤੇ ਦੈੱਤਾਂ 
ਦਾ ਮਨ ਮੋਹੰਦੀ ਸੀ।੨। 


ਸੀ _ਦਸਮ-ਗੁੁੰਥ ਸਾਹਿਬ 


ਰਾਵਤ ਸਿੰਘ ਬਿਲੌਕਤ ਭਈ। ਹਰਿ ਅਰਿ ਬਸਿ ਰਾਨੀ ਹੂਹੈ ਗਈ। 
ਸਹਚਰਿ _ਪਠੈ ਬੁਲਾਯੋ ਜਬੈ। ਕਾਮ ਕੇਲ ਤਾ ਸੌ ਕਿਯ ਤਬੈ। ੩। 


ਐਸੀ _ਭਾਤਿ ਜਾਰ _ਨਿਤਿ ਆਵੈ। ਵਾ ਰਾਨੀ ਸੌ ਭੋਗ _ਕਮਾਵੈ। 
ਦਾਸੀ ਏਕ ਤਹਾ ਚਲਿ ਆਈ। _ਨਿਰਖਿ ਮੀਤ _ਤਿਹ ਰਹ੍ਯੋ ਲੁਭਾਈ। ੪। 


ਕੇਲ ਕਮਾਇ ਜਾਰ ਜਬ ਆਯੋ। ਚੇਰੀ ਕੋ _ਲਖਿ ਰੂਪ ਲੁਭਾਯੋ। 
ਰਨਿਯਹਿ ਡਾਰਿ ਹ੍ਿਦੈ ਤੇ ਦਯੋ। ਤਾ ਕੀ ਸੇਜ ਸੁਹਾਵਤ ਭਯੋ। _੫। 


ਕੇਲ ਬਿਨਾ _ਰਾਨੀ _ਅਕੁਲਾਈ। _ਤਾ ਕੌ ਪੈਂਡ _ਬਿਲੋਕਨ ਆਈ। 
ਕਹਾ ਰਹੇ ਪ੍ਰੀਤਮ ਨਹਿ ਆਏ। _ ਕਾਹੂ ਬੈਰਿਨਿ ਸੋ ਉਰਝਾਏ। ੬। 


ਸੁਧਿ ਭੂਲੀ ਕਿਧੋ ਕਿਨੂੰ ਭੁਲਾਯੋ। ਖੋਜਤ _ਰਹਿਯੋ_ਪੈਂਡ ਨਹਿ ਪਾਯੋ। 
ਤ੍ਰਾਸ ਦਿਯੋ ਕਿਨਹੂੰ ਤਿਹ ਆਈ। ਭੇਟ ਭਈ ਕੋਊ ਭਾਮਿਨਿ ਭਾਈ। ੭। 


ਆਵਤ ਹੈ ਕਿ ਆਇ ਕਰ ਗਏ। ਆਵਹਿਗੇ ਕਿ ਰੂਠ ਕੇ ਗਏ। 
ਮਿਲਿ ਹੈ ਯਾਰ ਆਇ ਸੁਖਦਾਈ। _ਬਡੀ ਬਾਰ ਲਗਿ ਬਾਰ ਲਗਾਈ। ੮। 


ਯੌ ਚਿਤ ਚਿੰਤ ਤਹਾ _ਪਗੁ _ਧਾਰਿਯੋ। _ਮੀਤ _ਚੇਰਿਯਹਿ ਰਮਤ _ਨਿਹਾਰਿਯੋ। 
ਸਿਰ ਪਗ ਲਗੇ ਕੋਪ ਤਬ ਭਈ। ਜਾਹਿ ਖਬਰਿ ਰਾਜ ਤਨ ਦਈ। ੯। 


ਦੰਹਰਾ 
ਘਰ ਖੋਏ _ਬੈਠਿਯੋ ਕਹਾ ਪਰੀ ਧਾਮ ਤਵ ਧਾਰ। 
ਖੜਗ ਹਾਥ ਗਹਿ ਦੇਖ ਚਲ ਆਂਥੈ ਦੋਊ ਪਸਾਰਿ। ੧0। 
ਤਬ ਰਾਜਾ ਚੇਰੀ ਭਏ ਤਾ ਕੌ ਰਮਤ ਨਿਹਾਰਿ। 
ਦੁਹੂੰਅਨ ਕੌ _ਮਾਰਤ ਭਯੋ _ਸਕਿਯੋ ਨ ਮੂੜ _ਬਿਚਾਰਿ। _੧੧। 
ਇਹ ਚਰਿਤੂ ਕੈ ਚੰਚਲਾ ਰਾਜਾ _ਸੌ ਛਲ _ਕੀਨ। 
ਜਾਰ ਤਵਨ ਚੇਰੀ ਸਹਿਤ ਪਠੈ ਧਾਮ ਜਮ _ਦੀਨ। ੧੨। ੧। 


/ਏੱਤਾ ਨੰ ਲਾਰਤ੍ਹ ਪਖੂਯਾਨੇ ਰਲਾ ਗਾਹੇੜ੍ਹੇ ਮਹਾਂ ਭੂਪ ਸੰਲਾਦੇ /ਏਕਾ ਸੌਂ ਸਤਰਵੇਂ ਯਾਠਤ੍ਹ ਼ਆਮਤਮਆ 


ਗਤ ਨਭਨ ਨ੍ਤ/ _5੭0/ =੩੫੫/ #ਫਲੰ/ 
ਦੰਹਰਾ 
ਰੰਘਰਾਰੀ ਰੰਘਰੋਂ ਬਸੈ ਕੰਚਨ ਸਿੰਘ ਸੁ _ਨਾਮ। 
ਸਾਹਿਬ ਦੇਈ ਤ੍ਰਿਯ ਰਹੈ ਜਾਹਿ _ਸਤਾਵੈ ਕਾਮ। _੧। 
ਚੱਪਾਣ? 
ਤਾਹਿ ਜਾਰਨੀ ਨਾਥ _ਬਿਚਾਰਿਯੋ। _ਏਕ ਦਿਵਸ ਇਹ _ਭਾਤਿ ਉਚਾਰਿਯੋ। 
ਦੇਸ ਛੋਰਿ ਪਰਦੇਸ ਸਿਧੈਹੌੋ। ਅਧਿਕ ਕਮਾਇ ਤੁਮੈ ਧਨ ਲ੍ਯੈਹੌ। ੨। 


ਚਰਿਤ੍ਰ ਪਾਖਿਆਨ ੬੮੫ 


(ਇਕ ਦਿਨ ਰਾਣੀ ਨੇ) ਰਾਵਤ ਸਿੰਘ ਨੂੰ ਵੇਖਿਆ, ਤਾਂ ਉਹ ਸ਼ਿਵ ਦੇ ਵੈਰੀ (ਕਾਮ 
ਦੇਵ) ਦੇ ਵਸ ਵਿਚ ਹੋ ਗਈ। ਦਾਸੀ ਨੂੰ ਭੇਜ ਕੇ ਜਦ ਉਸ ਨੂੰ ਬੁਲਾਇਆ, ਤਦ ਉਸ ਨਾਲ 
ਕਾਮ-ਕ੍ਰੀੜਾ _ਕੀਤੀ।੩। 

ਇਸ ਤਰ੍ਹਾਂ ਉਹ ਯਾਰ ਰੋਜ਼ ਆਉਂਦਾ ਸੀ ਅਤੇ ਉਸ 
ਉਥੇ ਇਕ ਦਾਸੀ ਚਲ ਕੇ ਆ ਗਈ। ਯਾਰ ਉਸ ਨੂੰ ਵੇਖ 

ਜਦ ਯਾਰ _ਕੇਲ-ਕ੍ਰੀੜਾ ਕਰ ਕੇ ਆਇਆ ਤਾਂ ਦਾਸੀ 
ਗਿਆ। (ਉਸ ਨੇ) ਰਾਣੀ ਨੂੰ ਹਿਰਦੇ ਤੋਂ ਭੁਲਾ ਦਿੱਤਾ ਅਤੇ ਨੂੰ ਸੁ 
ਬਣਾਉਣ ਲਗਾ।੫। 

ਕਾਮ-ਕ੍ਰੀੜਾ ਤੋਂ ਬਿਨਾ ਰਾਣੀ ਵਿਆਕੁਲ ਹੋ ਗਈ। ਉਸ ਦਾ ਰਸਤਾ ਵੇਖਣ ਲਈ 
ਆਈ। (ਸੋਚੀਂ ਪਈ ਸੀ ਕਿ) ਪ੍ਰੀਤਮ ਆਏ ਨਹੀਂ, ਕਿਥੇ ਰਹਿ ਗਏ ਹਨ। (ਸ਼ਾਇਦ) ਕਿਸੇ 
ਵੈਰਨ ਨਾਲ ਉਲਝ _ਗਏ _ਹੋਣ।੬। 

(ਉਸ ਨੂੰ) ਯਾਦ ਨਹੀਂ ਰਿਹਾ ਜਾਂ _ਕਿਸੇ ਨੇ ਭੁਲਾ ਦਿੱਤਾ ਹੈ ਜਾਂ ਖੋਜਦਾ ਰਿਹਾ ਹੈ, ਪਰ 
ਰਸਤਾ ਨਹੀਂ ਲਭਿਆ। ਉਸ ਨੂੰ ਕਿਸੇ ਨੇ ਆ ਕੇ ਡਰਾਵਾ ਤਾਂ ਨਹੀਂ ਦਿੱਤਾ ਜਾਂ ਕੋਈ ਚੈਗੀ 
ਲਗਣ ਵਾਲੀ ਇਸਤਰੀ ਤਾਂ ਨਹੀਂ ਮਿਲ _ਗਈ।੭। 

ਕੀ ਉਹ ਆ ਰਿਹਾ ਹੈ ਜਾਂ ਆ ਕੇ ਚਲਾ ਗਿਆ ਹੈ। (ਉਹ) ਆਵੇਗਾ ਜਾਂ ਰੁਸ ਕੇ 
ਗਿਆ ਹੈ। _(ਸੈਨੂੰ) ਸੁਖਦਾਈ ਯਾਰ ਆ ਕੇ ਆਵੱਸ਼ _ਮਿਲੇਗਾ। (ਇਸ ਤਰ੍ਹਾਂ ਸੋਚਦੀ ਹੋਈ) 
ਉਹ _ਬਹੁਤ ਦੇਰ ਤਕ ਦਰਵਾਜ਼ੇ ਵਲ _ਵੇਖਦੀ _ਰਹੀ।੮। 

ਇਸ ਤਰ੍ਹਾਂ ਮਨ ਵਿਚ _ਸੋਚਦਿਆਂ ਉਸ ਨੇ ਅਗੇ ਪੈਰ ਵਧਾਏ ਅਤੇ _ਮਿਤਰ ਨੂੰ ਦਾਸੀ 
ਨਾਲ _ਰਮਣ ਕਰਦਿਆਂ _ਵੇਖਿਆ। ਉਹ _ਸਿਰ_ ਤੋਂ ਪੈਰਾਂ ਤਕ ਕ੍ਰੋਧ ਨਾਲ ਭਰ ਗਈ ਅਤੇ ਜਾ 
ਕੇ ਰਾਜੇ ਨੂੰ ਖੁਬਰ _ਕੀਤੀ।੯। 


ਦੰਹਰਾ 


(ਕਹਿਣ ਲਗੀ--ਹੇ ਰਾਜਨ!) ਘਰ ਖੋਹਾ ਕੇ ਕਿਥੇ ਬੈਠੇ ਹੋਂ, 
ਪੈ ਗਈ ਹੈ। ਹੌਥ ਵਿਚ ਤਲਵਾਰ ਪਕੜ ਕੇ ਖੁਦ ਅੱਖਾਂ ਖੋਲ ਕੇ 
ਦਾਸੀ (ਅਤੇ ਉਸ ਵਿਅਕਤੀ) ਨੂੰ _ਰਮਣ ਕਰਦਿਆਂ _ਵੇਖਿਆ _ਅਤੇ 
ਪਰ ਮੂਰਖ ਭੇਦ ਨੂੰ ਸਮਝ ਨ _ਸਕਿਆ।੧੧। ਇਸ ਚਰਿਤ੍ਰ ਨਾਲ ਇਸਤਰੀ ਨੇ 
ਲਿਆ ਅਤੇ ਉਸ ਯਾਰ ਨੂੰ ਦਾਸੀ ਸਮੇਤ _ਯਮਲੋਕ _ਭੇਜ _ਦਿੱਤਾ।੧੨। 


/ਏਥੇਂ ਨੂੰ ਗਰੇਤੂੱਪ/ਮਆਨ ਦੇ ਤੂੰਆ ਰੇਤ ਦੇ ਮੰਡੀ ਭੂਪ ਸੰਵਾਦ ਦੇ ੧੭7ਵੇ' ਗਰੇੜ੍ਹ ਦੀ ਸਮਘਤਨੀ 
ਭਾ ਲਭ ਹੰ/ _5੭6/ =੩੫੦# ਜ਼ਲਦਾ/ 

ਦਾਹੰਰਾ 

ਰੰਘੜਾਂ ਦੀ ਬਸਤੀ ਵਿਚ ਇਕ ਰੰਘੜ ਰਹਿੰਦਾ ਸੀ ਜਿਸ ਦਾ ਨਾਮ ਕੰਚਨ ਸਿੰਘ ਸੀ। 
ਉਸ ਦੀ ਇਸਤਰੀ ਸਾਹਿਬ ਦੇਈ ਨੂੰ ਕਾਮ _ਬਹੁਤ _ਸਤਾਉਂਦਾ ਰਹਿੰਦਾ _ਸੀ।੧। 
ਚੱਪਲਾਂ 

ਉਸ _ਯਾਰਨੀ _(ਵਿਭਚਾਰਨ) ਇਸਤਰੀ ਦੇ ਪਤੀ ਨੇ ਵਿਚਾਰ ਪੂਰਵਕ ਇਕ _ਦਿਨ ਇਸ 
ਤਰ੍ਹਾਂ ਕਿਹਾ-- (ਮੈਂ) ਦੇਸ ਛੋੜ ਕੇ ਵਿਦੇਸ ਜਾ ਰਿਹਾ ਹਾਂ ਅਤੇ ਤੈਨੂੰ ਬਹੁਤ ਸਾਰਾ ਧਨ ਕਮਾ 
ਕੇ ਲਿਆ ਦੇਵਾਂਗਾ।੨। 


੬੮੬ 


ਸੀ _ਦਸਮ-ਗ੍ੁੰਥ ਸਾਹਿਬ 


ਜਾਤ ਭਯੋ ਐਸੋ ਬਚ _ਕਹਿਯੋ। ਲਾਗਿ ਧਾਮ ਕੋਨੇ ਸੌ_ਰਹਿਯੋ। 
ਸਾਹਿਬ ਦੇ ਤਬ ਜਾਰ ਬੁਲਾਯੋ। _ਕਾਮ ਭੋਗ ਤਿਹ ਸਾਥ _ਕਮਾਯੋ। _੩। 


ਗ੍ਰਿਹ ਕੋਨਾ ਸੌ _ਪਤਿਹ _ਨਿਹਾਰਿਯੋ। ਇਹੈ _ਚੰਚਲਾ _ਚਰਿਤ _ਬਿਚਾਰਿਯੋ। 
ਲਪਟਿ _ਲਪਟਿ ਆਸਨ ਸੌ _ਜਾਵੈ। ਕੂਕਿ ਕੂਕਿ ਇਹ _ਭਾਤਿ ਸੁਨਾਵੈ। ੪। 


ਜੋ ਪਤਿ ਹੋਤ ਆਜੁ ਘਰ ਮਾਹੀ। ਕ੍ਯੋ _ਹੇਰਤ ਤੈ ਮਮ _ਪਰਛਾਹੀ। 
ਪ੍ਰੀਤਮ ਨਹੀ ਆਜੁ ਹ੍ਯਾ ਮੇਰੋ। ਅਬ ਹੀ ਸੀਸ _ਫੋਰਤੋ ਤੇਰੋ। ੫। 


ਦੰਹਰਾ 
ਅਤਿ ਰਤਿ ਤਾ ਸੋ ਮਾਨਿ ਕੈ ਦੀਨੋ ਜਾਰ ਉਠਾਇ। 
ਆਪੁ ਅਧਿਕ ਪੀਟਤ ਭਈ ਹਿਰਦੈ ਸੋਕ ਉਪਜਾਇ। ੬। 
ਚੱਪਣਾ 
ਮੇਰੋ ਆਜੁ ਧਰਮੁ ਇਨ ਖੋਯੋ। ਪ੍ਰਾਨਨਾਥ ਗ੍ਰਿਹ ਮਾਝ ਨ ਹੋਯੋ। 
ਅਬ ਹੌ ਟੂਟਿ ਮਹਲ ਤੇ ਪਰਿਹੌ। ਨਾਤਰ ਮਾਰਿ ਕਟਾਰੀ ਮਰਿਹੌ। ੭। 
ਕੈਧੋ ਅੰਗ ਅਗਨਿ ਮੈ ਜਾਰੋ। ਕੈਧੋ ਪਿਯ ਧੈ ਜਾਇ ਪੁਕਾਰੋ। 
ਜੋਰਾਵਰੀ ਜਾਰ ਭਜ _ਗਯੋ। ਮੋ ਰੋ ਧਰਮ ਲੋਪ ਸਭ ਭਯੋ। ੮। 
ਦੰਹਾਰਾ 
ਯੌ ਕਹਿ ਕੈ ਮੁਖ ਤੇ ਬਚਨ ਜਮਧਰ ਲਈ _ਉਠਾਇ। 
ਉਦਰ ਬਿਖੈ ਮਾਰਨ ਲਗੀ ਨਿਜੁ ਪਤਿ ਕੋ _ਦਿਖਰਾਇ। ੯। 
ਚੱਪਣਾ 
ਐਸੇ _ਨਿਰਖਿ ਤਵਨ ਪਤਿ _ਧਯੋ। _ਜਮਧਰ _ਛੀਨ ਹਾਥ ਤੇ ਲਯੋ। 
ਪ੍ਰਥਮ ਘਾਇ ਤੁਮ ਹਮੈ ਪੁਹਾਰੋ। ਤਾ ਪਾਛੇ ਅਪਨੇ ਉਰ ਮਾਰੋਂ। _੧0। 


ਤੇਰੌ ਧਰਮ ਲੋਪ ਨਹਿੰ ਭਯੋ। _ਜੋਰਾਵਰੀ ਜਾਰ _ਭਜਿ _ਗਯੋ। 
ਦਸਸਿਰ ਬਲ ਸੌ ਸਿਯ ਹਰਿ ਲੀਨੀ। ਸ੍ਰੀ _ਰਘੁਨਾਥ _ਤ੍ਯਾਗ ਨਹਿ _ਦੀਨੀ। _੧੧। 
ਦੰਹਰਾ 
ਸੁਨੁ ਅਬਲਾ ਮੈ ਆਪਨੇ ਕਰਤ ਨ _ਹਿਯ ਮੈ ਰੋਸੁ। 
ਜਾਰ ਜੋਰ ਭਜਿ ਭਜ ਗਯੋ ਤੇਰੋ ਕਛੂ ਨ ਦੋਸ। ੧੨। ੧। 


/ਏੱਤਾ ਨੰ ਗਾੰਹੇਤ੍ਹ ਪਲੂਯਾਨੇ ,/ਤਯਾ ਗਾਰੇੜ੍ਹੇ ਮੰਨੀ ਭੂਖ ਨੰਭਾਏ /ਏਕਾ ਐਂ /ਏਕਹਤਰਂ ਾਠਤ੍ਹਾ ਸਮਪਤਆ 
ਗਤ ਸਭਨ _ਸ੍ਤ/ _$੭5/ =੩੬੭/ #ਫਲੰ/ 


ਚਰਿਤ੍ਰ ਪਾਖਿਆਨ ੬੮੭ 


ਇਹ ਗੱਲ ਕਹਿ ਕੇ ਉਹ ਚਲਾ ਗਿਆ, (ਪਰ ਅਸਲੋਂ) ਘਰ ਦੇ ਕੋਨੇ ਨਾਲ ਲਗ ਕੇ 
ਖੜੋਂ _ਗਿਆ। ਸਾਹਿਬ ਦੇਈ ਨੇ ਤਦ ਯਾਰ ਨੂੰ ਬੁਲਾਇਆ ਅਤੇ ਉਸ ਨਾਲ _ਕਾਮ ਕੇਲ 
ਕੀਤੀ।੩। 

(ਜਦ ਉਸ ਇਸਤਰੀ ਨੇ) ਘਰ ਦੇ ਕੋਨੇ ਵਿਚ (ਖੜੋਤੇ) ਪਤੀ ਨੂੰ ਵੇਖ ਲਿਆ ਤਾਂ ਉਸ 
ਇਸਤਰੀ ਨੇ ਇਹ ਚਰਿਤੁ _ਖੇਡਿਆ। (ਉਹ) ਯਾਰ _ਨਾਲ _ਲਿਪਟ _ਲਿਪਟ ਕੇ ਆਸਣ ਕਰਦੀ 
ਰਹੀ (ਪਰ ਪਤੀ ਨੂੰ) _ਚੀਖ਼ _ਚੀਖ਼ _ਕੇ ਸੁਣਾਉਣ ਲਗੀ।੪। 

ਜੇ ਅਜ ਮੇਰਾ ਪਤੀ ਘਰ _ਵਿਚ ਹੁੰਦਾ ਤਾਂ ਕਿਵੇਂ ਵੀ ਤੂੰ ਮੇਰੀ ਪਰਛਾਈ ਨ ਵੇਖ 
ਸਕਦਾ। _ਅਜ ਮੇਰਾ ਪ੍ਰੀਤਮ (ਪਤੀ) ਇਥੇ ਨਹੀਂ, (ਨਹੀਂ ਤਾਂ) ਹੁਣੇ ਹੀ ਤੇਰਾ ਸਿਰ ਪਾੜ 
ਦਿੰਦਾ।੫। 
ਦੰਹਰਾ 

ਉਸ ਨਾਲ ਬਹੁਤ ਕਾਮ-ਕ੍ਰੀੜਾ ਕਰ ਕੇ ਯਾਰ ਨੂੰ ਉਠਾ ਦਿੱਤਾ ਅਤੇ ਆਪ ਦਿਲ ਵਿਚ 
ਦੁਖ ਮੰਨਾ ਕੇ ਪਿਟਣ ਲਗ _ਗਈ।੬। 
ਜੱਪਣਾ 

ਇਸ ਨੇ ਅਜ ਮੇਰਾ ਧਰਮ ਨਸ਼ਟ ਕਰ ਦਿੱਤਾ ਹੈ। ਮੇਰਾ ਪ੍ਰਾਣਨਾਥ ਘਰ _ਨਹੀਂ_ ਸੀ। 
ਹੁਣ ਜਾਂ ਤਾਂ ਮਕਾਨ ਤੋਂ ਡਿਗ ਕੇ ਮਰ ਜਾਵਾਂਗੀ। ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ।੭। 

ਜਾਂ ਤਾਂ ਮੈਂ ਸ਼ਰੀਰ ਅਗਨੀ ਵਿਚ ਸਾੜ _ਦੇਵਾਂਗੀ, ਜਾਂ ਪ੍ਰੀਤਮ _ਕੋਲ ਜਾ ਕੇ ਪੁਕਾਰ 
ਕਰਾਂਗੀ। ਜ਼ਬਰਦਸਤੀ ਕਰ ਕੇ _ਯਾਰ _ਰਮਣ ਕਰ ਗਿਆ ਹੈ ਅਤੇ ਮੇਰਾ ਸਾਰਾ ਧਰਮ ਭੂਸ਼ਟ 
ਕਰ ਗਿਆ ਹੈ।੮। 
ਦੰਹਰਾ 

ਇਸ ਤਰ੍ਹਾਂ ਮੁਖ ਤੋਂ ਬਚਨ ਕਹਿ ਕੇ ਕਟਾਰ ਉਠਾ ਲਈ ਅਤੇ ਆਪਣੇ ਪਤੀ ਨੂੰ ਵਿਖਾ 
ਕੇ ਪੇਟ ਵਿਚ ਮਾਰਨ _ਲਗੀ।੯। 
ਜੱਪਣਾ 

ਇਹ ਵੇਖ ਕੇ ਉਸ ਦਾ ਪਤੀ ਭਜਿਆ ਆਇਆ ਅਤੇ (ਉਸ ਦੇ) ਹੱਥ ਵਿਚੋਂ ਕਟਾਰ 
ਖੋਹ ਲਈ। (ਕਹਿਣ ਲਗਿਆ--) ਪਹਿਲਾਂ ਤੂੰ ਮੈਨੂੰ (ਕਟਾਰ) ਮਾਰ ਅਤੇ ਇਸ ਪਿਛੋਂ ਆਪਣੇ 
ਹਿਰਦੇ ਵਿਚ _ਮਾਰੀਂ।੧0। 

ਤੇਰਾ ਧਰਮ ਭੁਸ਼ਟ ਨਹੀਂ ਹੋਇਆ ਹੈ। (ਉਹ) ਯਾਰ ਜ਼ਬਰਦਸਤੀ _ਰਮਣ ਕਰ ਗਿਆ 
ਹੈ। ਰਾਵਣ ਨੇ ਬਲ ਪੂਰਵਕ ਸੀਤਾ ਨੂੰ ਹਰ ਲਿਆ ਸੀ ਤਾਂ ਸ੍ਰੀ ਰਘੂਨਾਥ ਨੇ (ਸੀਤਾ ਨੂੰ) ਛਡ 
ਥੋੜਾ ਦਿੱਤਾ ਸੀ।੧੧। 
ਦੰਹਾਰਾ 

ਹੇ ਇਸਤਰੀ! ਮੇਰੀ ਗੱਲ ਸੁਣ, (ਤੂੰ) ਆਪਣੇ ਚਿਤ ਵਿਚ (ਕਿਸੇ ਪ੍ਰਕਾਰ ਦਾ) ਰੋਸ ਨ 
ਕਰ। ਯਾਰ ਜਬਰ ਨਾਲ ਭੋਗ ਕਰ ਕੇ ਭਜ ਗਿਆ ਹੈ, ਇਸ ਵਿਚ ਤੇਰਾ ਕੋਈ ਦੋਸ਼ ਨਹੀਂ 
ਹੈ।੧੨। 


/ਏਥੋਂ ਗੰ ਾਰੇਤੂੱਪ/ਮਆਨ ਦੇ ਤਆ ਲਾਰਤੂ ਦੇ ਮੰਡੀ ਡੂਪ ਸੰਵਾਦ ਦੇ _9੭5ਵੇ' ਲਾਠਤ੍ਹ ਟੀ ਸ਼ਮਪਤੀ 
ਅਠ ਲਭ _ਹੈ/ _$੭5/ =੨੩੬੭/ ਜਲਟਾ/ 


੬੮੮ 


ਸੀ _ਦਸਮ-ਗ੍ਰੰਥ ਸਾਹਿਬ 


ਦੱਖਣ? 
ਐੱਡੇ ਰਾਇਕ _ਭਾਟ _ਭਣਿਜੈ। ਗੀਤ ਕਲਾ _ਤਿਹ ਤ੍ਰਿਯਾ _ਕਹਿਜੈ। 
ਬੀਰਮ ਦੇ ਤਿਨ ਬੀਰ ਨਿਹਾਰਿਯੋ। ਤਬੈ ਚਿਤ ਤੇ _ਭਾਟ ਬਿਸਾਰਿਯੋ। _੧। 


ਲਾਰ ਭਾਲ 
ਦੰਹਰਾ 

ਬਾਧਿ ਖਾਟੁ ਤਰ ਨਿਜੁ _ਪਤਿਹਿ ਹਮ ਸੋ ਭੋਗ ਕਮਾਇ। 

ਤੌ ਮੈ ਜਾਨੌ ਸਾਚੁ ਤੂ ਹਿਤੂ ਹਮਾਰੀ ਆਇ। ੨। 


ਚੱਪਲਾਂ 


ਐਂਡੇ ਰਾਇ ਏਕ ਦਿਨ ਆਯੋ। ਦੁਖਿਤ ਨਾਰਿ ਹੈ ਬਚਨ ਸੁਨਾਯੋ। 
ਤੁਮ ਕੌ ਰੋਗ ਨਾਥ ਇਕ ਭਾਰੋ। ਤਾ ਤੇ ਖੀਝਤ ਚਿਤ ਹਮਾਰੋ। ੩। 


ਦੰਹਰਾ 
ਏਕ _ਬੈਦ ਮੈ ਤਵ _ਨਿਮਿਤ ਰਾਖ੍ਯੋ ਧਾਮ _ਬੁਲਾਇ। 
ਤਾ ਤੇ ਤੁਰਤ ਕਰਾਇਯੈ ਅਪਨ ਇਲਾਜ _ਬਨਾਇ। _੪। 
ਦੱਪਣ? 
ਐੱਡੇ ਰਾਇ ਤਬੈ ਯੌ ਕਯੋ। _ਬੀਰਮ ਦੇਵ ਬੋਲਿ ਕਰਿ ਲਯੋ। 
ਯਾ _ਗਦ ਕੌ ਗਦਹਾ ਕ੍ਯਾ ਕਰਿਯੈ। ਜਾ ਤੇ ਰੋਗ ਬਡੋ ਪਰਹਰਿਯੈ। ੫। 
ਬੈਦ ਤਬੈ ਯੌ ਬਚਨ ਉਚਾਰੇ। ਬਡੋ ਰੋਗ ਇਹ ਭਯੋ _ਤਿਹਾਰੇ। 
ਯਾ ਕੌ ਜੰਤਰ ਮੰਤੁ ਨਹਿ ਕੋਈ। ਏਕ ਤੰਤਰ ਹੋਵੈ ਤੌ ਹੋਈ। ੬। 
ਮਦਰਾ ਅਧਿਕ ਆਪੁ ਲੈ _ਪੀਜੈ। ਔਰ ਆਪਨੀ ਤਿਯ _ਕਹ_ਦੀਜੈ। 
ਖਾਟ ਤਰੇ ਬਾਧ ਤੁਮ ਰਹੋ। ਮੁਖ ਤੇ ਪਰੇ ਕਬਿਤਨ ਕਹੋ। _੭। 
ਏਕ ਬੀਰ ਇਕ ਨੌਰ ਬੁਲੈਹੌ। ਇਸੀ ਖਾਟ ਊਪਰ ਬਠੈਹੌ। 
ਮਲ ਜੁਧ ਤਵ ਤ੍ਰਿਯ ਤਨ ਕਰਿਹੈ। ਤੋ ਤਵ ਰੋਗ ਬਡੋਂ ਪਰਹਰਿ ਹੈ। ੮। 
ਮੂੜ ਬਾਤ ਇਹ _ਕਛੂ ਨ _ਜਾਨੀ। ਦੇਹ ਅਰੋਗ _ਸਰੋਗ _ਪਛਾਨੀ। 
ਆਪੁ _ਮੰਗਾਇ ਮਦ੍ਯ _ਤਬ _ਪਿਯੋ। ਜਾਰ ਸਹਿਤ ਅਬਲਾ ਕੋ _ਦਿਯੋ। ੯। 


ਨਿਜੁ ਕਰ ਮੈ ਤਿਯ ਜਾਰ ਪਿਵਾਯੋ। _ਬਪੁ ਔਧੋ ਤਰ ਖਾਟ ਬੰਧਾਯੋ। 
ਆਖੈ ਦੋਊ ਮੂੰਦਿ ਕਰ _ਲਈ। _ਜਾਰ ਤ੍ਰਿਯਾ _ਆਰੂੜਿਤ ਭਈ। _੧0। 


ਭਾਟ ਪਰਿਯੋ ਤਰ _ਕਬਿਤ ਉਚਾਰੈ। ਭੇਦ ਅਭੇਦ ਕਛੂ ਨ ਬਿਚਾਰੈ। 
ਵਹੈ ਤੰਤੁ ਜੋ _ਬੈਦ _ਬਨਾਯੋ। ਤਾ ਤੇ ਦੇਵ ਹਮਾਰੈ ਆਯੋ। _੧੧। 


ਚਰਿਤ੍ਰ ਪਾਖਿਆਨ ੬੮੯ 


ਜੱਪਣਾ 

ਐਂਡੇ ਰਾਇ ਨਾਂ ਦਾ ਇਕ ਭਾਟ ਸੁਣੀਂਦਾ ਸੀ। ਉਸ ਦੀ ਇਸਤਰੀ ਦਾ ਨਾਂ ਗੀਤ ਕਲਾ 
ਸੀ। ਜਦ ਉਸ ਨੇ ਬੀਰਮ ਦੇਵ ਨਾਂ ਦੇ ਸੂਰਮੇ ਨੂੰ ਵੇਖਿਆ, ਤਦ ਚਿਤ ਤੋਂ _ਭਾਟ ਨੂੰ ਵਿਸਾਰ 
ਦਿੱਤਾ।੧। 
ਯਾਰ ਨੰ _/ਨਹਾ-- 


ਜੱਪਣਾ 

(ਜਦ) ਇਕ ਦਿਨ ਐੱਡੇ ਰਾਇ ਆਇਆ (ਤਾਂ ਉਸ ਦੀ) ਇਸਤਰੀ ਨੇ ਦੁਖੀ ਹੋਕੇ 
ਬਚਨ _ਸੁਣਾਇਆ--ਹੇ ਨਾਥ! ਤੈਨੂੰ ਇਕ ਵੱਡਾ ਰੋਗ ਹੈ, ਇਸ ਕਰ ਕੇ ਮੇਰਾ ਚਿਤ ਬਹੁਤ 
ਖਿਝਦਾ ਹੈ।੩। 
ਦੰਹਰਾ 


ਇਕ ਵੈਦ ਮੈਂ ਤੇਰੇ ਲਈ ਬੁਲਾ ਕੇ ਘਰ ਵਿਚ ਰਖਿਆ ਹੈ। ਇਸ ਲਈ ਉਸ ਤੋਂ ਤੁਸੀਂ 
ਤੁਰਤ ਆਪਣਾ ਇਲਾਜ ਕਰਵਾ _ਲਵੋ।੪। 
ਚੱਪਾਣ 

ਐੱਂਡੇ ਰਾਇ ਨੇ ਤਦ ਹੀ ਇਉਂ ਕੀਤਾ ਅਤੇ ਬੀਰਮ ਦੇਵ ਨੂੰ ਬੁਲਾ ਲਿਆ। (ਹੇ ਵੈਦ 
ਜੀ!) ਇਸ ਰੋਗ ('ਗਦ”) ਦਾ ਕੀ ਇਲਾਜ ਕਰੀਏ, ਜਿਸ ਤੋਂ ਵੱਡਾ ਰੋਗ ਨਸ਼ਟ ਹੋ ਜਾਏ।੫। 

ਤਦ ਵੈਦ ਨੇ ਇਸ ਤਰ੍ਹਾਂ ਕਿਹਾ--ਤੈਨੂੰ ਤਾਂ ਬਹੁਤ ਵੱਡਾ ਰੋਗ ਲਗਿਆ ਹੋਇਆ ਹੈ। 
ਇਸ ਲਈ ਜੰਤ ਮੰਤੁ ਦਾ ਕੋਈ (ਉਪਾ) ਨਹੀਂ _ਹੈ। ਇਕ ਤੰਤੂੁ ਹੈ, ਉਹੀ ਕੁਝ (ਅਸਰ _ਕਰ) 
ਸਕਦਾ ਹੈ।੬। 

(ਤੂੰ) ਆਪ ਬਹੁਤ ਸਾਰੀ ਸ਼ਰਾਬ ਪੀ ਲੈ ਅਤੇ ਆਪਣੀ ਇਸਤਰੀ ਨੂੰ ਵੀ ਪਿਲਾ ਦੇ। ਤੂੰ 
ਮੰਜੀ ਦੇ ਹੇਠਾਂ ਬੈਨ੍ਹਿਆ ਰਹਿ ਅਤੇ ਮੁਖ ਤੋਂ _ਕਬਿੱਤਾਂ ਪੜ੍ਹਦਾ ਰਹਿ।੭। 

ਤਦ ਇਕ ਬੀਰ” ਨੂੰ ਇਥੇ ਬੁਲਾ ਲ!ਣਾ ਅਤੇ ਇਸ ਮੰਜੀ ਉਤੇ ਬਿਠਾ ਦੇਣਾ। ਉਹ ਤੇਰੀ 
ਇਸਤਰੀ ਨਾਲ _ਮਲ ਯੁੱਧ _ਕਰੇਗਾ, _ਤਦ ਤੇਰਾ ਇਹ _ਰੋਗ _ਦੂਰ _ਹੋਵੇਗਾ।੮। 

(ਉਸ) ਮੂਰਖ ਨੇ ਇਹ _ਗੌਲ ਨ ਸਮਝੀ। (ਉਸ ਨੇ ਆਪਣੀ) ਅਰੋਗ ਦੇਹੀ ਨੂੰ ਰੋਗੀ 
ਸਮਝ _ਲਿਆ। ਉਸ ਨੇ ਆਪ ਸ਼ਰਾਬ ਮੰਗਵਾ ਕੇ ਪੀ ਲਈ ਅਤੇ ਯਾਰ ਸਮੇਤ ਪਤਨੀ ਨੂੰ ਵੀ 
ਪਿਲਾਈ।੯। 

ਇਸਤਰੀ ਨੇ ਆਪਣੇ ਹੱਥਾਂ _ਨਾਲ ਯਾਰ ਨੂੰ ਸ਼ਰਾਬ ਪਿਲਾਈ। (ਪਤੀ ਦੇ) ਸ਼ਰੀਰ ਨੂੰ 
ਮੰਜੀ ਹੇਠਾਂ ਉਲਟਾ ਬੰਨ੍ਹ _ਦਿੱਤਾ। (ਉਸ ਦੀਆਂ) ਦੋਵੇਂ ਅਖਾਂ ਬੰਦ ਕਰ ਦਿੱਤੀਆਂ ਅਤੇ (ਮੌਜੀ 
ਉਤੇ) ਯਾਰ _ਅਤੇ ਇਸਤਰੀ ਬੈਠ _ਗਏ।੧0। 

(ਉਹ) _ਭਾਟ ਮੰਜੀ ਹੇਠਾਂ ਪਿਆ ਹੋਇਆ ਕਬਿੱਤ ਉਚਾਰਨ ਲਗਾ ਅਤੇ ਭੇਦ ਦੀ ਗੌਲ 
ਨੂੰ ਕੁਝ ਨ ਵਿਚਾਰ ਸਕਿਆ। (ਸੋਚਦਾ ਸੀ ਕਿ) ਜੋ ਤੋੜ ਵੈਦ ਨੇ ਬਣਾਇਆ ਸੀ, ਉਸੇ ਕਰ 
ਕੇ ਸਾਡੇ (ਘਰ) ਦੇਵ (ਬੀਰ) ਆਇਆ _ਹੈ।੧੧। 


ਸੀ _ਦਸਮ-ਗੁੁੰਥ ਸਾਹਿਬ 


ਭੋਗੁ ਜਾਰ ਅਬਲਾ ਸੋ ਕਿਯੋ। ਭਾਤਿ ਭਾਤਿ ਤਾ ਕੋ ਸੁਖ ਦਿਯੋ। 
ਉਛਲ _ਉਛਲ _ਰਤਿ ਅਧਿਕ _ਕਮਾਈ। _ਮੂਰਖ _ਭਾਟ ਬਾਤ ਨਹਿ _ਪਾਈ। _੧੨। 


ਦੰਹਰਾ 
ਉਤਰਿ ਖਾਟਿ ਤੇ ਖੋਲਿ ਦ੍ਰਿਗ ਦਿਯੇ ਨ ਕੀਨੋ ਸੋਗੁ। 
ਭਾਟ ਪਛਾਨ੍ਯੋ ਸਾਚੁ _ਜਿਯ ਅਬ ਮੈ ਭਯੋ _ਅਰੋਗ। _੧੩। 
ਬਾਧਿ ਖਾਟ ਤਰ ਭਾਟ ਕੌ ਤਾ ਕਰ ਤੇ ਮਦ ਪੀਯ। 
ਰਤਿ ਮਾਨੀ ਤ੍ਰਿਯ ਜਾਰ ਸੌ ਭੇਦ ਨ ਪਾਯੋ _ਪੀਯ। ੧੪। ੧। 


/ਏਤ ਗੀ ਲਾਰਤ੍ਹ ਪਖੂਯਾਨੇ /ਤੈਯਾ ਲਾਰਤ੍ੇ ਅੰਹਾੰ ਭੂਮ ਨੰਠਾਦੇ /ਏਕ ਸੈਂ ਝਹਤਰਵ _ਲਹੈੜ੍ਹ ਸ਼ਮਮਤਨਆ 
ਮਤ ਨਭਨ ਸ੍ਤ/ _9੭੦੨/ =੩੮੧/ #ਫਲੰ/ 


ਦੰਹਰਾ 
ਰਾਇ ਨਿਰੰਜਨ ਚੋਪਰੋ ਜਾ ਕੀ ਤ੍ਰਿਯਾ ਅਨੂਪ। 
ਲੋਕ ਸਕਲ ਨਿਰਖੈ ਤਿਸੈ ਰਤਿ ਕੌ ਜਾਨਿ ਸਰੂਪ। ੧। 
ਸਹਿਰ ਬਸੈ `ਬਹਲੋਲ ਪੁਰ ਜਾ ਕੋ ਰੂਪ ਅਮੋਲ। 
ਸੂਰਾ ਸਕਲ _ਸਰਾਹਹੀ _ਨਾਮ _ਖਾਨ __ਬਹਲੋਲ। _੨। 
ਜਬ _ਸੰਗੀਤ _ਕਲਾ _ਤ੍ਰਿਯਹਿ ਗਯੋ __ਬਹਲੋਲ _ਨਿਹਾਰਿ। 
ਤਬ ਹੀ ਸਭ ਹੀ ਚਿਤ ਤੇ ਦਈ ਪਠਾਨੀ ਡਾਰਿ। ੩। 
ਬਨਿਜ _ਕਲਾ ਬਾਲਾ ਹੁਤੀ ਲੀਨੀ ਨਿਕਟ _ਬੁਲਾਇ। 
ਅਮਿਤ ਦਰਬੁ ਤਾ ਕੌ ਦਿਯੋ ਵਾ ਪ੍ਰਤਿ ਦਈ ਪਠਾਇ। ੪। 
ਦੱਖਣ? 
ਬਨਿਜ ਕਲਾ _ਚਲਿ ਕੈ ਤਿਤ ਆਈ। ਜਹਾ __ ਕਲਾ ਸੰਗੀਤ ਸੁਹਾਈ। 
ਜਬੈ ਖਾਨ ਕੀ ਉਪਮਾ ਕਰੀ। ਏ ਸੁਨਿ ਬਾਤ ਨਾਰਿ ਵਹ ਢਰੀ। ੫। 


ਇਨ ਬਾਤਨ ਅਬਲਾ _ਉਰਝਾਈ। _ਇਹੈ _ਬਾਤ _ਪਿਯ _ਸੁਨਤ ਸੁਹਾਈ। 


ਮੈ ਇਕ ਬਾਂਗ _ਬਨਾਯੋ_ਭਲੋ। ਮੁਹਿ ਲੈ ਸੰਗ ਤਹਾ ਤੁਮ ਚਲੋ। ੬। 


ਲੌ ਮੈ ਕਤਹੂੰ ਨਹਿ ਗਈ। ਪੈਂਡ ਅਪੈਂਡ ਨ ਪਾਵਤ ਭਈ। 
ਰਵਿ ਸਸਿ ਕੌ ਮੁਖ ਮੈ ਨ ਦਿਖਾਯੋ। ਪਿਯ ਬਿਨੁ ਕਛੂ ਨਮੋ ਕਹ ਭਾਯੋ। ੭। 


ਪਤਿ ਤਿਹ _ਕਹਿਯੋ ਤਹਾ ਤੁਮ ਜੈਯਹੁ। ਯਾ ਕੌ ਬਾਗ ਦੇਖਿ ਫਿਰਿ ਐਯਹੁ। 
ਬੀਤੀ ਰੈਨਿ ਪ੍ਰਾਤ ਜਬ ਭਈ। ਤਿਸੀ ਖਾਨ ਕੇ ਘਰ ਮੈ ਗਈ। ੮। 


ਤਾ ਹੀ ਬਾਗ ਨਿਰੰਜਨ ਗਯੋ। __ਪਾਵਤ ਤਹਾ ਨਾਰਿ ਨਹਿ ਭਯੋ। 
ਖੋਜਤ ਅਧਿਕ ਤਹਾ ਤ੍ਰਿਯ _ਪਾਈ। ਜਹਾ ਹਵੇਲੀ ਖਾਨ _ਬਨਾਈ। _੯। 


ਚਰਿਤ੍ਰ ਪਾਖਿਆਨ ੬੯੧ 


ਯਾਰ ਨੇ ਇਸਤਰੀ ਨਾਲ ਭੋਗ _ਕੀਤਾ ਅਤੇ _ਉਸ ਨੂੰ ਭਾਂਤ ਭਾਂਤ _ਦਾ ਸੁਖ ਦਿੱਤਾ। 
ਉਛਲ _ਉਛਲ ਕੇ ਬਹੁਤ ਕਾਮ-ਕ੍ਰੀੜਾ ਕੀਤੀ, ਪਰ ਮੂਰਖ ਭਾਟ ਗੱਲ ਨੂੰ ਸਮਝ ਨ 
ਸਕਿਆ।੧੨। 
ਦੰਹਾਰਾ 

ਮੰਜੀ ਤੋਂ ਉਤਰ ਕੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ (ਅਤੇ ਭਾਟ ਨੇ ਵੀ ਮਨ ਵਿਚ) 
ਕੋਈ ਦੁਖ ਨ ਮਨਾਇਆ। _ਭਾਟ ਨੇ (ਆਪਣੇ) ਮਨ ਵਿਚ ਸਚ ਸਮਝਿਆ ਕਿ ਹੁਣ ਮੈਂ ਅਰੋਗ 
ਹੋ ਗਿਆ ਹਾਂ।੧੩। ਭਾਟ ਨੂੰ ਮੌਜੀ ਹੇਠਾਂ ਬੰਨ੍ਹ ਕੇ ਅਤੇ ਉਸ ਦੇ ਹੱਥ ਨਾਲ ਸ਼ਰਾਬ ਪੀ ਕੇ, 
ਇਸਤਰੀ ਨੇ ਯਾਰ _ਨਾਲ _ਰਤੀ-ਕਰੀੜਾ ਕੀਤੀ, (ਪਰ ਇਹ) ਭੇਦ ਪ੍ਰਿਯ (ਭਾਟ) ਨ ਪਾ 
ਸਰਿਆ।੧੪। 

/ਏਥੇਂ ਗੰ ਗਰੇਤੂੰਪ/ਮਆਨ ਦੇ ਤੂਆ ਗਾਰੇਤੂ ਦੇ ਅੰਤਾਂ ਡੁਪ ਸੰਵਾਦ ਦੇ 5੭੨ਵੇ' ਗਾਰੇੜ੍ਹ ਦੀ ਸਆਪਤਨ 

ਭਾ ਲਭ ਹ/ _5੭੦/ =੩੮5/ ਜਲਦਾ/ 


ਦੰਹਰਾ 


ਨਿਰੰਜਨ ਰਾਇ ਚੋਪੜਾ ਦੀ ਇਸਤਰੀ ਬਹੁਤ ਸੁੰਦਰ ਸੀ। ਸਾਰੇ ਲੋਕੀਂ ਉਸ ਨੂੰ ਰਤੀ 
ਦਾ ਸਰੂਪ ਸਮਝ ਕੇ ਵੇਖਦੇ ਸਨ।੧। ਜਿਸ ਦਾ ਅਦੁੱਤੀ ਰੂਪ ਸੀ, (ਉਹ) _ਬਹਲੋਲ ਪੁਰ ਵਿਚ 
ਵਸਦਾ ਸੀ। ਉਸ ਨੂੰ ਸਾਰੇ ਸੂਰਮੇ _ਸਲਾਹੁੰਦੇ ਸਨ ਅਤੇ ਉਸ ਦਾ ਨਾਮ _ਬਹਲੋਲ ਖ਼ਾਨ _ਸੀ।੨। 


ਜਦੋਂ _ਬਹਲੋਲ ਨੇ ਸੰਗੀਤ ਕਲਾ ਇਸਤਰੀ ਨੂੰ ਵੇਖਿਆ, ਤਦੋਂ ਉਸ ਨੇ ਆਪਣੇ ਚਿਤ 


ਸਾਰੀਆਂ _ਪਠਾਣੀਆਂ ਨੂੰ ਕਢ _ਦਿੱਤਾ।੩। ਇਕ _ਬਨਿਜ ਕਲਾ ਨਾਂ ਦੀ ਇਸਤਰੀ ਸੀ, ਉਸ 
ਕੋਲ ਬੁਲਾ ਲਿਆ। ਉਸ ਨੂੰ ਬੇਹਿਸਾਬ ਧਨ ਦੇ ਕੇ ਉਸ ਕੋਲ ਭੇਜ ਦਿੱਤਾ।੪। 


02੨ ਪ੍ਰ 


ਚੱਪਲਾਂ 


ਬਨਿਜ ਕਲਾ ਉਥੇ ਚਲ ਕੇ ਆਈ ਜਿਥੇ ਸੰਗੀਤ ਕਲਾ ਸੁਸ਼ੋਭਿਤ ਸੀ। ਜਦ ਉਸ ਨੇ 
ਖ਼ਾਨ ਦੀ ਸਿਫ਼ਤ ਕੀਤੀ ਤਾ ਉਹ ਇਸਤਰੀ ਵੀ ਸੁਣ ਕੇ ਢਲ _ਗਈ।੫। 


ਇਨ੍ਹਾਂ ਗੱਲਾਂ ਨਾਲ (ਉਸ ਨੇ) ਇਸਤਰੀ ਨੂੰ ਫਸਾ ਲਿਆ। ਇਹੀ ਗੱਲ (ਉਸ ਦੇ) ਪ੍ਰਿਯ 


(ਪਤੀ) ਨੂੰ ਸੋਹਣੇ ਜਿਹੇ ਢੰਗ ਨਾਲ ਸੁਣਾ ਦਿੱਤੀ ਕਿ ਮੈਂ ਇਕ ਸੁੰਦਰ ਬਾਗ ਬਣਵਾਇਆ ਹੈ। 
(ਪਤਨੀ ਨੇ ਪਤੀ ਨੂੰ ਕਿਹਾ ਕਿ) ਤੁਸੀਂ ਮੈਨੂੰ ਨਾਲ ਲੈ ਕੇ ਉਥੇ ਚਲੋ।੬। 

ਅਜ ਤਕ ਮੈਂ ਕਿਤੇ ਨਹੀਂ ਗਈ। ਪੈਂਡੇ ਕੁਪੈਂਡੇ ਪੈਰ ਨਹੀਂ ਰਖਿਆ। ਮੈਂ ਸੁਰਜ ਅਤੇ 
ਚੰਦੂਮਾ ਨੂੰ ਵੀ ਮੁਖ ਨਹੀਂ ਦਿਖਾਇਆ ਅਤੇ ਪ੍ਰੀਤਮ ਤੋਂ ਬਿਨਾ ਮੈਨੂੰ _ਕੋਈ ਚੰਗਾ ਨਹੀਂ 
ਲਗਗਿਆ।੭। 

(ਤਦ) ਪਤੀ ਨੇ ਕਿਹਾ ਕਿ ਤੂੰ ਉਥੇ ਜਾ ਅਤੇ ਇਸ ਦਾ ਬਾਗ਼ ਵੇਖ ਕੇ ਪਰਤ ਆਈਂ। 
ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ (ਤਾਂ ਉਹ ਇਸਤਰੀ) ਉਸ ਖ਼ਾਨ ਦੇ ਘਰ ਚਲੀ 
ਗਈ।੮। 


ਉਸ ਬਾਗ _ਵਿਚ ਨਿਰੰਜਨ ਰਾਇ ਗਿਆ, ਪਰ ਉਥੇ ਇਸਤਰੀ ਨੂੰ ਨ _ਵੇਖਿਆ। 
ਅਧਿਕ _ਖੋਜਣ ਉਪਰੰਤ ਇਸਤਰੀ ਨੂੰ ਉਥੇ ਪਾਇਆ ਜਿਥੇ ਖ਼ਾਨ ਨੇ ਹਵੇਲੀ ਬਣਵਾਈ 
ਸੀ।੯। 


੬੯੨ 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਤ੍ਰਿਯ ਨਿਕਸੀ ਤਿਹ ਖਾਨ ਸੌ ਅਤਿ ਹੀ ਭੋਗ _ਕਮਾਇ। 
ਬਦਨ ਲਾਗਿ ਪਤਿ ਹੀ ਗਯੋ ਸੈਕਿ ਰਹੀ ਮੁਖ ਨ੍ਯਾਇ। _੧0। 


ਚੱਖਣਾੰ 
ਜਬ ਹੀ ਦ੍ਰਿਸਟਿ ਨਿਰੰਜਨ _ਧਰੀ। _ਬਨਿਜ _ਕਲਾ _ਕੀ ਨਿੰਦ੍ਯਾ _ਕਰੀ। 
ਮੁਹਿ ਕਹਿ ਸੰਗ ਨ ਮੋਰੇ ਭਈ। ਪੈੱਂਡ ਚੂਕਿ ਪਰ ਘਰ ਮੈ ਗਈ। ੧੧। 


ਮੋ ਕੋ ਪਕਰਿ ਪਠਾਨਨ ਲੀਨੋ। ਕਾਮ ਕੇਲ ਬਹੁ ਮੋ ਸੌ ਕੀਨੋ। 
ਤਬ ਬਲ ਚਲੈ ਕੇ ਯਾ ਕੋ ਮਾਰੋ। ਨਹਿ ਕਾਜੀ ਪੈ ਜਾਇ ਪੁਕਾਰੋ। ੧੨। 


ਯਾ ਮੈ ਚੂਕ ਨ ਤੇਰੀ ਭਈ। _ਪੈਂਡਿ ਚੂਕਿ ਪਰ ਘਰ ਮੈ ਗਈ। 
ਪੈਠਾਨਨ ਤੋ ਕੌ ਗਹਿ ਲੀਨੋ। ਕਾਮ ਭੋਗ ਤੋਰੇ ਸੰਗ ਕੀਨੋ। ੧੩। 


ਭਲੋ ਭਯੋ ਤੂ ਘਰਿ ਫਿਰਿ ਅਈ। _ਪਕਰਿ _ਤੁਰਕਨੀ ਕਰਿ ਨਹਿ ਲਈ। 
ਜੌ _ਕੋਊ ਧਾਮ ਮਲੇਛਨ ਆਵੈ। ਧਰਮ _ਸਹਿਤ ਫਿਰਿ ਜਾਨ ਨ ਪਾਵੈ। ੧੪। 


ਜਬ ਭੂਲ ਧਾਮ ਤਿਹ ਗਈ। _ਤਬਹਿ ਪਕਰਿ _ਤੁਰਕਨ ਮੁਹਿ ਲਈ। 
ਤਬ ਮੈ ਤਿਨ ਸੋ ਐਸ ਉਚਾਰੋ। ਤੁਮੈ ਨ ਸੂਝਤ ਨਾਥ _ਹਮਾਰੋ। _੧੬। 
ਐਸੇ _ਕਹਹਿ ਹੋਹਿ ਤੂ ਤੁਰਕਨਿ। ਮੋ ਕੌ ਲਗੇ ਲੋਗ ਮਿਲਿ _ਘੁਰਕਨਿ। 
ਕੈ ਤੂ ਹੋਹਿ ਹਮਾਰੀ ਨਾਰੀ। ਨਾਤਰ ਦੇਤਿ ਨੌਰਿ ਤੁਹਿ ਮਾਰੀ। ੧੭। 


੭%#ਤਾਲ 
ਤਬ ਮੈ ਤਾ ਸੋ ਚਰਿਤ ਭਾਤਿ ਐਸੋ ਕਿਯੋ। 
ਨਿਜੁ ਭਗ ਤੇ ਨਖ ਸਾਥਿ ਕਾਢਿ ਸ੍ਰੋਨਤ ਦਜਯੋ। 
ਪ੍ਰਥਮ _ਅਲਿੰਗਨ ਖਾਨ ਸਾਥ _ਹਸਿ ਮੈ ਕਰਿਯੋ। 
ਹੋ ਬਹੁਰੌ ਮੁਖ ਤੇ ਬਚਨ ਤਾਹਿ ਮੈ ਉਚਰਿਯੋ। ੧੮। 


ਰਿਤੁ ਆਈ ਹੈ ਮੋਹਿ ਸੁ ਮੈ ਹੋ ਗ੍ਰਿਹ ਜਾਤ ਹੋ। 
ਤੁਮੈ ਸਾਥ _ਬਹਲੋਲ ਨ ਭੋਗ _ਕਮਾਤ ਹੋ। 

ਸੰਗ ਮਨੁਛ ਦੈ ਮੋਹਿ ਤਹਾ _ਪਹੁਚਾਇਯੈ। 

ਹੋ ਦਿਵਸ ਤੀਸਰੇ ਮੋ ਕੌ ਬਹੁਰਿ ਬੁਲਾਇਯੈ। ੧੯। 


ਚਰਿਤ੍ਰ ਪਾਖਿਆਨ ੬੯੩ 


ਦੰਹਰਾ 


(ਉਹ) ਇਸਤਰੀ ਉਸ ਖਾਨ ਨਾਲ ਖ਼ੂਬ ਭੋਗ ਕਰ ਕੇ ਨਿਕਲੀ। (ਅਗੋਂ) ਪਤੀ 
ਸਾਹਮਣਿਓਂ _ਮਿਲ _ਪਿਆ। (ਇਸਤਰੀ ਨੇ) ਸੰਗ ਕੇ ਮੂੰਹ ਨੀਵਾਂ ਕਰ _ਲਿਆ।੧0। 
ਚੱਪਾਣ 

ਜਦੋ” ਹੀ ਨਿਰੰਜਨ ਨੇ (ਇਸਤਰੀ ਵਲ) ਨਜ਼ਰ ਕੀਤੀ _(ਤਦੋ” ਸੰਗੀਤ ਕਲਾ ਨੇ) 
ਬਨਿਜ ਕਲਾ ਦੀ ਨਿੰਦਿਆ ਕੀਤੀ। ਮੈਨੂੰ ਕਹਿ ਕੇ ਮੇਰੇ ਨਾਲ ਨ ਗਈ ਅਤੇ ਮੈਂ ਰਸਤਾ ਭੁਲ 
ਕੇ ਕਿਸੇ ਦੂਜੇ ਦੇ ਘਰ _ਚਲੀ _ਗਈ।੧੧। 

ਮੈਨੂੰ ਪਠਾਣਾਂ ਨੇ ਪਕੜ ਲਿਆ ਅਤੇ ਮੇਰੇ _ਨਾਲ ਬਹੁਤ _ਕਾਮ-ਕ੍ਰੀੜਾ _ਕੀਤੀ। (ਹੁਣ 
ਜੇ) ਤੁਹਾਡਾ ਵਸ ਚਲੇ ਤਾਂ ਉਨ੍ਹਾਂ ਨੂੰ ਮਾਰੋਂ, ਨਹੀਂ ਤਾਂ ਕਾਜ਼ੀ ਪਾਸ ਜਾਕੇ ਪੁਕਾਰ ਕਰੋ।੧੨। 

(ਪਤੀ ਨੇ ਕਿਹਾ!) ਇਸ ਵਿਚ ਤੇਰੀ ਕੋਈ ਗ਼ਲਤੀ ਨਹੀਂ _ਹੈ। ਰਸਤਾ ਭੁਲ ਜਾਣ ਕਰ 
ਕੇ ਤੂੰ ਦੂਜੇ ਦੇ ਘਰ ਚਲੀ ਗਈ ਸੈਂ। ਪਠਾਣਾਂ ਨੇ ਤੈਨੂੰ _ਪਕੜ ਲਿਆ ਅਤੇ ਤੇਰੇ ਨਾਲ _ਕਾਮ- 
ਭੋਗ ਕੀਤਾ।੧੩। 

ਚੰਗਾ ਹੋਇਆ ਜੋ ਤੂੰ ਘਰ ਪਰਤ ਆਈ ਹੈਂ। (ਸ਼ੁਕਰ ਹੈ ਕਿ ਤੈਨੂੰ) ਪਕੜ ਕੇ ਉਨ੍ਹਾਂ 


ਨੇਂ _ਤਰਕਣੀ ਨਹੀਂ .ਖਾਂ 'ਲਿਆ। ਜੋ ਖੋਲੀ 'ਮਲੋਂਛੀਂ ਦੇ: ਘਰ ਆੰ 'ਜੰਦਾ_ ਹੈ,. ਤਾਂ 'ਉੱਜ ਫਿਰ 
(ਆਪਣੇ) ਧਰਮ ਸਹਿਤ ਵਾਪਸ ਨਹੀਂ _ਪਰਤਦਾ।੧੪। 

(ਸੰਗੀਤ ਕਲਾ ਨੇ _ਕਿਹਾ--) ਹੇ ਪਤੀ ਦੇਵ! ਤੁਸੀਂ ਆਪਣਾ ਮੌਥਾ ਨ ਧੁਨੋ ਅਤੇ ਮੇਰੀ 
ਸਾਰੀ ਬਿਰਥਾ ਨੂੰ ਸੁਣੋ। ਮੈਂ ਤੁਹਾਨੂੰ ਸਾਰੀ ਕਥਾ ਸੁਣਾਉਂਦੀ ਹਾਂ। ਉਸ ਨਾਲ ਤੁਹਾਡੇ ਭਰਮ 
ਦਾ ਨਿਵਾਰਣ ਕਰਦੀ ਹਾਂ।੧੫। 


ਜਦ ਮੈਂ ਭੁਲ ਕੇ ਉਨ੍ਹਾਂ ਦੇ ਘਰ ਚਲੀ ਗਈ ਤਦ ਹੀ ਤੁਰਕਾਂ ਨੇ ਮੈਨੂੰ ਪਕੜ _ਲਿਆ। 
ਤਦ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ-- ਤੁਸੀਂ ਮੇਰੇ ਪਤੀ ਨੂੰ ਨਹੀਂ _ਜਾਣਦੇ।੧੬। 
(ਮੈਨੂੰ) ਇਸ ਤਰ੍ਹਾਂ ਕਹਿਣ ਲਗੇ ਤੂੰ ਤੁਰਕਣੀ ਹੋ 


ਮਾਰ ਦਿਆਂਗੇ ।੧੭। 
੭%/ਤਲ਼ 

ਤਦ ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ _ਚਰਿਤੂ _ਕੀਤਾ। ਮੈਂ ਆਪਣੀ _ਭਗ ਤੇ ਨਹੁੰ ਮਾਰ 
ਕੇ ਲਹੂ _ਕਢ _ਦਿੱਤਾ। ਪਹਿਲਾਂ ਮੈਂ ਹੱਸ ਕੇ ਖ਼ਾਨ ਨਾਲ ਗਲਵਕੜੀ _ਪਾਈ। ਫਿਰ ਮੈਂ ਉਸ 
ਪ੍ਰਤਿ ਮੂੰਹੋਂ ਇਹ ਗੱਲ _ਕਹੀ--।੧੮। 


ਮੈਨੂੰ ਮਾਹਵਾਰੀ ਆਈ ਹੈ, ਇਸ ਲਈ ਮੈਂ ਘਰ ਜਾਂਦੀ ਹਾਂ। ਹੇ ਬਹਲੋਲ! ਤੁਹਾਡੇ ਨਾਲ 
ਭੋਗ ਨਹੀਂ ਕਰ _ਸਕਦੀ। ਮੇਰੇ ਨਾਲ ਬੰਦਾ ਭੇਜੋ (ਜੋ) ਮੈਨੂੰ ਉਥੇ ਪਹੁੰਚਾ ਆਏ। ਤੀਜੇ ਦਿਨ 
ਮੈਨੂੰ ਫਿਰ ਬੁਲਾ _ਲੈਣਾ।੧੯। 


੬੯੪ 


ਸੀ _ਦਸਮ-ਗ੍ਰੰਥ ਸਾਹਿਬ 


ਸੁਨਿ ਐਸੇ ਬਚ ਮੋਹਿ ਖਾਨ ਤਬ ਤਜਿ ਦਿਯੋ। 

ਕਾਮ ਭੋਗ ਤਹ ਸੰਗ ਨ ਮੈ ਐਸੋ ਕਿਯੋ। 

ਤਬ ਤੁਮ ਕੌ ਮੈ ਮਿਲੀ ਤਹਾ ਤੇ ਆਇ ਕੈ। 

ਹੋ ਅਬ ਤੁਮ ਕ੍ਯੋਹੂ ਮੋ ਕੌ ਲੇਹੁ ਬਚਾਇ ਕੈ। ੨0। 
ਦੰਹਰਾ 

ਸੁਨਿ ਐਸੋ ਬਚ ਮੂੜ ਤਬ ਫੂਲਿ ਗਯੋ ਮੁਸਕਾਇ। 

ਭੇਦ ਨ ਜਾਨ੍ਯੋ ਬਾਲ ਕੋ ਆਈ ਭਗਹਿ ਫੁਰਾਇ। ੨੧। ੧। 


/ਏੱਤਾ ਨੀ ਲਾਰਤ੍ਹ ਪਲੂਯਾਨੇ /ਤਿਆ ਲਾਰੇਤੇਂ ਆਹਾ ਭੂਖ ਸੰੜਾਦੇ /ਇਕ ਐਂ /ਤਹਤਰਵ' ਲਾਹੇ ਸਮਤਮ 
ਗਤ ਗਠਨ ਸਤ? _5੭੩/ =੨#62/ #ਫਲੰ/ 


ਚੱਪਣਾ 

ਮੋਕਲ ਗੜ _ਮੋਕਲ ਨ੍ਰਿਪ _ਭਾਰੋ। _ਪਿਤਰ _ਮਾਤ _ਪਛਮ _ਉਜਿਯਾਰੋਂ। 
ਸੁਰਤਾ ਦੇ ਤਿਹ ਸੁਤਾ ਭਣਿਜੈ। ਜਾ ਸਮ ਰੂਪ ਕਵਨ ਤ੍ਰਿਯ ਦਿਜੈ। ੧। 
ਅਪਨੋ ਤਵਨ _ਸੁਯੰਬਰ _ਬਨਾਯੋ। _ਸਭ _ਭੂਪਨ ਕੋ ਬੋਲਿ _ਪਠਾਯੋ। 
ਕਾਸਟ ਤੁਰੈ ਜੋ ਹ੍ਯਾ ਚੜਿ ਆਵੈ। ਸੋਈ ਰਾਜ ਸੁਤਾ ਕਹ ਪਾਵੈ। ੨। 

੭%#ਤਾਲ 
ਬਲ ਜੋ ਨਰ ਕਰ ਮੈ ਧਰੈ। 
ਤੁਰੈ ਹ੍ਹੈ ਸਾਰ ਤੁਰਤ ਇਹ ਮਗੁ ਪਰੈ। 
ਬਡੀ ਲਹੁ ਬਿਨੁ ਕਰ ਛੂਏ ਜੋ _ਕਰੈ। 
ਹੋ ਸੋਈ ਨ੍ਰਿਪ ਬਰ ਆਜੁ ਆਨ ਹਮ ਕੌ ਬਰੈ। ੩। 


ਗਾੜਨ 


ਅ 0611 


ਹੋ ਹਜਰਤ ਕੋ ਭੂਮੁ ਸਭ ਹੀ ਤਬੈ ਮਿਟਾਇਯੋ। ੪। 
ਦੂਭੁ ਜਰ ਲਈ ਮੰੌਗਾਇ ਬਰੌ ਤਾ ਕੋ ਸੁ ਕਿਯ। 
ਨਹਰਿ ਖੋਦਿ ਬੇਰਿਆ ਕੋ ਬੋਲਿ ਤੁਰੰਗ _ਲਿਯ। 

ਲਹੁ ਦੀਰਘ ਤਟ ਲੀਕੈ _ਕਾਢਿ ਬਨਾਇ ਕੈ। 

ਹੋ ਜੀਤਿ ਆਪੁ ਲੈ ਦਈ ਹਜਰਤਹਿ ਜਾਇ ਕੈ। ੫। ੧। 


/ਏੱਤਾ ਨਾ ਗਾਹੇਤ੍ਹ ਪਲੂਯਾਨੇ ਊਆ ਲਾਰਤ੍ਹੇ ਅੰ ਭੂ ਨੰਠਾਦੇ /ਏਕ ਸੌਂ ਚੌਹਤਰਵ ਯਾਰੇਤ੍ਰ ਜ਼ਆਮਤਮਆ 
ਗਤ ਸਭਨ _ਸ੍ਤ/ _5੭%/ ਤ8%੭/ #ਫਜੀੰ/ 


ਦੰਹਰਾ 
ਗਜਨਦੇਵ ਰਾਜਾ _ਬਡੋਂ__ਗਜਨੀ _ਕੋ__ਨਰਪਾਲ। 
ਕਮਲ _ਕੁਰੰਗ _ਸਾਰਸ _ਲਜੈ _ਲਖਿ ਤਿਹ ਨੈਨ _ਬਿਸਾਲ। _੧। 


ਚਰਿਤ੍ਰ ਪਾਖਿਆਨ ੬੯੫ 


ਇਹ ਗੱਲ ਸੁਣ ਕੇ ਖ਼ਾਨ ਨੇ ਮੈਨੂੰ ਤਿਆਗ ਦਿੱਤਾ। ਇਸ ਤਰ੍ਹਾਂ ਮੈਂ _ਉਸ ਨਾਲ ਕਾਮ 
ਭੋਗ ਨਹੀਂ _ਕੀਤਾ। ਤਦ ਮੈਂ ਉਥੋਂ ਆ ਕੇ ਤੁਹਾਨੂੰ ਮਿਲੀ ਹਾਂ। ਹੁਣ ਤੁਸੀਂ ਕਿਸੇ ਤਰ੍ਹਾਂ ਮੈਨੂੰ 
ਬਚਾ _ਲਵੋਂ।੨0। 


ਦੰਹਰਾ 

ਇਸ ਤਰ੍ਹਾਂ ਦੇ ਬੋਲ ਸੁਣ ਕੇ ਤਦ ਉਹ ਮੂਰਖ ਹਸ ਕੇ ਫੁਲ ਗਿਆ। (ਉਹ) ਇਸਤਰੀ 
ਦਾ ਭੇਦ ਨ ਸਮਝ ਸਕਿਆ ਕਿ ਉਹ ਕਾਮ-ਕੇਲ ਕਰ _ਕੇ ਆਈ ਸੀ।੨੧। 

/ਏਥੇਂ ਗੰ ਗਰੇਤੁੱਪ/ਮਆਨ ਦੇ ਤੁਆ ਗਾਰੇਤੂ ਦੇ ਅੰਤ ਡੁਪ ਸੰਵਾਦ ਦੇ 5੭੩ਵਂ ਗਾਰੇੜਹ `ਦੀ ਗ਼ਆਪਤਨ 

ਭਾ ਲਭ ਹੰ/ _5੭੨/ =੨8/2/ ਜਲਦਾ/ 

ਦੱਖਣ? 

ਮੋਕਲ ਗੜ੍ਹ ਵਿਚ (ਇਕ) ਮੋਕਲ ਨਾਂ ਦਾ ਵੱਡਾ ਰਾਜਾ ਸੀ। (ਉਸ ਦੇ) ਮਾਤਾ ਪਿਤਾ 
ਪੱਛਮ ਵਿਚ ਬਹੁਤ ਪੁਸਿੱਧ ਸਨ। ਉਸ ਦੀ ਸੁਰਤਾ ਦੇਈ ਨਾਂ ਦੀ ਇਕ ਪੁੱਤਰੀ ਸੀ। ਉਸ ਦੇ 
ਬਰਾਬਰ _ਹੋਰ _ਕਿਸ ਇਸਤਰੀ ਦਾ ਰੂਪ _ਦਸੀਏ।੧। 

ਉਸ ਨੇ ਆਪਣਾ ਸੁਅੰਬਰ ਰਚਿਆ ਅਤੇ _ਸਭ ਰਾਜਿਆਂ ਨੂੰ ਬੁਲਵਾ ਲਿਆ। ਜੋ 
ਲਕੜੀ ਦੇ ਘੋੜੇ ਤੇ ਇਥੇ ਚੜ੍ਹ _ਕੇ ਆਵੇਗਾ, _ਉਹੀ ਰਾਜ ਕੁਮਾਰੀ ਨੂੰ ਪ੍ਰਾਪਤ _ਕਰੇਗਾ।੨। 
੭%7ਤਲ 


ਜਿਹੜਾ ਆਦਮੀ ਸੌ ਗੰਢਾਂ ਵਾਲਾ _ਬਲਮ _(ਭਾਲਾ) ਹੌਥ _ਵਿਚ ਧਾਰਨ ਕਰੇ ਅਤੇ ਕਾਠ 
ਦੇ ਘੋੜੇ ਉਤੇ ਸਵਾਰ ਹੋਕੇ ਇਸ ਰਸਤੇ ਉਤੇ ਪੈ ਕੇ ਤੁਰੇ। ਜੋ ਵੱਡੀ ਜਾਂ ਲਘੂ ਲਕੀਰ ਬਿਨਾ 
ਹੱਥ ਛੋਹੇ ਖਿਚ ਦੇਵੇ। ਉਹੀ ਸ੍ੇਸ਼ਠ ਰਾਜਾ ਅਜ ਆ ਕੇ ਸਾਨੂੰ ਵਰ ਲਵੇ।੩। 


ਜਿਥੇ ਪੇਰੋ ਸ਼ਾਹ ਰਹਿੰਦਾ ਸੀ, ਉਥੇ ਵੀ ਖਬਰ _ਜਾ_ਪਹੁੰਚੀ। ਇਹ ਅਸਚਰਜ ਗੱਲ ਸੁਣ 
ਸਾਰੀ ਸਭਾ ਚੁਪ ਹੋ ਗਈ। _ਤਦ ਬਾਦਸ਼ਾਹ ਦੀ ਇਸਤਰੀ ਨੇ ਇਸ ਤਰ੍ਹਾਂ ਬਚਨ ਕਹੇ, ਜਿਸ 
ਨਾਲ _ਬਾਦਸ਼ਾਹ _ਦੇ ਸਾਰੇ ਭਰਮ ਮਿਟਾ ਦਿੱਤੇ।੪। 


ਉਸ ਨੇ ਦਭ ਦੀ ਇਕ ਜੜ ਮੌਗਵਾ ਕੇ ਉਸ ਦੀ ਬਲਮ ਬਣਾਈ। (ਉਸ ਨੇ ਉਥੋਂ 
ਤਕ) ਇਕ ਨਹਿਰ ਪੁਟਵਾ ਦਿੱਤੀ ਅਤੇ ਮਲਾਹ ਨੂੰ ਕਿਹਾ ਕਿ (ਉਹ) ਬੇੜੀ ਰੂਪ ਘੋੜਾ 
ਲਿਆਏ। ਕੰਢੇ ਤੇ (ਲਕੜੀ ਨਾਲ) ਦੀਰਘ _ਅਤੇ ਲਘੂ _ਲਕੀਰਾਂ ਖਿਚ _ਲਈਆਂ। _(ਉਸ ਨੇ) 
ਆਪ ਜਿਤ ਕੇ (ਉਹ ਇਸਤਰੀ) ਬਾਦਸ਼ਾਹ ਨੂੰ ਦੇ _ਦਿੱਤੀ।੫। 


/ਏਥੋਂ ਹਾੰ _ਲਾਠਤੁੱਪ/ੱਕਆਨ ਦੇ ਤੁੰਆ ਗਾਰਤ ਦੇ. ਮੰਤ ਭੂਪ ਸੰਵਾਦ ਦੇ _5੭#ਵੋ' ਯਾਰੇਤ੍ਰਾ ਨਦੀ ਸਮਾਪਤੀ 
ਭ ਲਭ _ਹੰ/ _5੭੪/ ੨8602/ ਲਲਦਾ/ 


ਗਜਨ ਦੇਵ ਨਾਂ ਦਾ ਇਕ ਵੱਡਾ ਰਾਜਾ ਗ਼ਜ਼ਨੀ ਦਾ ਸੁਆਮੀ ਸੀ। ਉਸ ਦੀਆਂ ਵਿਸ਼ਾਲ 
ਅਖਾਂ ਨੂੰ ਵੇਖ ਕੇ ਕਮਲ, _ਹਿਰਨ ਅਤੇ _ਸਾਰਸ _ਵੀ_ਸ਼ਰਮਿੰਦੇ ਹੁੰਦੇ ਸਨ।੧। 


੬੯੬ 


ਸੀ _ਦਸਮ-ਗ੍ਰੰਥ ਸਾਹਿਬ 


ਤਹਾ ਦੁਰਗ _ਦੁਰਗਮ ਬਡੋ __ਤਹ _ਪਹੁਚੈ ਕਹ _ਕੌਨ। 
ਜੋਨਿ ਚੰਦੂ ਕੀ ਨ ਪਰੈ ਚੀਟੀ ਕਰੈ ਨ _ਗੌਨ। ੨। 
ਦੱਖਣ? 
ਚਪਲ _ਕਲਾ ਇਕ _ਰਾਜ ਦੁਲਾਰੀ। ਸੂਰਜ _ਲਖੀ ਚੰਦੂ ਨ ਨਿਹਾਰੀ। 
ਜੋਬਨ ਜੇਬ ਅਧਿਕ ਤਿਹ ਸੋਹੈ। _ਖਗ ਮ੍ਰਿਗ ਜਛ _ਭੁਜੰਗਨ ਮੋਹੈ। ੩। 
ਦੰਹਾਰਾ 
ਜੋਬਨ ਖਾਂ ਤਿਹ ਦੁਰਗ ਕੋ ਘੇਰਾ ਕਿਯੋ _ਬਨਾਇ। 
ਕ੍ਯੋਹੂੰ ਨ ਸੋ ਟੂਟਤ ਭਯੋ ਸਭ ਕਰਿ ਰਹੇ ਉਪਾਇ। ੪। 
ਦੱਪਲ? 
ਜੋਬਨ ਖਾਂ ਤਹ ਬੀਰ ਬੁਲਾਏ। ਬੈਠਿ ਬੈਠਿ ਕਰਿ ਮੌਤ ਪਕਾਏ। 
ਕਵਨ ਉਪਾਇ ਆਜੁ ਹ੍ਯਾ _ਕੀਜੈ। ਜਾ ਤੇ ਦੁਰਗ ਤੋਰਿ ਕਰਿ ਦੀਜੈ। ੫। 
ਬਲਵੰਡ ਖਾਨ ਸੈਨ _ਸੰਗ _ਲਿਯੋ। ਤਵਨ _ਦੁਰਗ ਪਰ _ਹਲਾ _ਕਿਯੋ। 
ਗੜ ਕੇ ਲੋਗ ਤੀਰ ਤੇ ਜਾਈ। ਮਾਰਿ ਮਾਰਿ ਕਰਿ ਕੂਕਿ ਸੁਨਾਈ। ੬। 
ਗੋਲੀ ਅਧਿਕ _ਦੁਰਗ ਤੇ ਛੂਟੀ। ਬਹੁਤ _ਸੂਰਮਨਿ ਮੂੰਡੀ ਫੂਟੀ। 
ਗਿਰਿ ਗਿਰਿ ਗਏ ਬੀਰ ਰਨ ਮਾਹੀ। ਤਨ ਮੈ ਰਹੀ ਨੈਕ ਸੁਧਿ ਨਾਹੀ। ੭। 
ਭਾਜੰਨਾ ਛੰਦ 
ਕਹੂੰ ਬਾਜ ਜੂਝੇ ਕਹੂੰ ਰਾਜ ਮਾਰੇ। ਕਹੂੰ ਤਾਜ ਬਾਜੀਨ ਕੇ ਸਾਜ ਡਾਰੇ। 
ਕਿਤੇ ਛੋਰ ਛੇਕੇ ਕਿਤੇ ਛੈਲ ਮੋਰੇ। ਕਿਤੇ ਛਤਰ ਧਾਰੀਨ ਕੇ ਛਤ੍ਰ ਤੋਰੇ। ੮। 


ਲਗੇ ਜਹਾਨ ਗੋਲੀਨ ਕੇ ਖੇਤ ਜੂਝੇ। ਚਲੇ _ਭਾਜਿ ਕੇਤੇ ਨਹੀ ਜਾਤ ਬੂਝੇ। 
ਭਰੇ ਲਾਜ ਕੇਤੇ ਹਠੀ ਕੋਪਿ ਢੂਕੇ। ਚਹੂੰ ਓਰ ਤੇ ਮਾਰ ਹੀ ਮਾਰ ਕੂਕੇ। ੯। 


ਚਹੂੰ ਓਰ _ਗਾੜੇ _ਗੜੈ _ਘੇਰਿ ਆਏ। _ਹਠੀ ਖਾਨ ਕੋਪੇ ਲੀਏ ਸੈਨ ਘਾਏ। 
ਇਤੇ ਸੂਰ ਸੋਹੈ ਉਤੈ ਵੈ ਬਿਰਾਜੈ। ਮੰਡੇ ਕ੍ਰੋਧ ਕੈ ਕੈ ਨਹੀ ਪੈਗ ਭਾਜੇ। ੧0। 


ਦੰਹਰਾ 
ਛੋਰਿ ਖੇਤ ਪਗ ਨ ਟਰੇ ਭਿਰੇ ਸੂਰਮਾ ਚਾਇ। 
ਦਸੋ _ਦਿਸਨ ਗਾਡੇ ਗੜਹਿ ਘੇਰਿ ਲਿਯੋ ਭਟ ਆਇ। _੧੧। 


ਭਾਜੰਨਾ ਛੰਦ 


ਕਿਤੇ ਗੋਲਿ ਗੋਲਾ ਮਹਾ ਬਾਨ ਛੋਰੇ। ਕਿਤੇ ਗਰਬ _ਧਾਰੀਨ ਕੇ ਗਰਬ ਤੋਰੇ। 
ਪਰੀ ਮਾਰਿ 


ਭਾਰੀ ਕਹਾ ਲੌ __ਬਖਾਨੋ। ਉਡੀ ਜਾਨ _ਮਾਖੀਰੁ ਕੀ _ਮਾਖਿ ਮਾਨੋ। _੧੨। 


ਚਰਿਤ੍ਰ ਪਾਖਿਆਨ ੬੯੭ 


(ਉਸ ਦਾ) ਕਿਲਾ ਬਹੁਤ _ਦੁਰਗਮ ਸੀ, ਉਥੇ ਕੌਣ ਪਹੁੰਚ ਸਕਦਾ ਸੀ? ਉਥੇ ਚੰਦ੍ਰਮਾ 
ਦੀ ਚਾਂਦਨੀ ਨਹੀਂ ਪੈਂਦੀ ਸੀ ਅਤੇ ਕੀੜੀ ਵੀ ਜਾ ਨਹੀਂ ਸਕਦੀ _ਸੀ।੨। 


ਚੱਪਲਾਂ 


ਹਿਰਨਾਂ, ਯਕਸ਼ਾਂ ਅਤੇ ਸੱਪਾਂ ਦਾ ਮਨ _ਮੋਹੰਦੀ ਸੀ।੩। 
ਦੰਹਾਰਾ 

ਜੋਬਨ ਖ਼ਾਨ ਨੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ। ਸਭ ਤਰ੍ਹਾਂ ਦੇ ਉਪਾ ਕਰ ਹਟੇ, ਪਰ 
ਕਿਸੇ ਤਰ੍ਹਾਂ ਵੀ ਉਹ ਕਿਲ੍ਹਾ ਟੁਟ ਨ ਸਕਿਆ।੪। 


ਚੱਪਲਾਂ 


ਜੋਬਨ ਖਾਨ ਨੇ ਆਪਣੇ ਸੂਰਮੇ ਬੁਲਾਏ ਅਤੇ ਬੈਠ ਬੈਠ ਕੇ ਸਲਾਹ ਕੀਤੀ ਕਿ ਕਿਹੜੀ 
ਜੁਗਤ ਇਥੇ _ਅਜ _ਕਰੀਏ ਜਿਸ _ਨਾਲ ਕਿਲ੍ਹਾ ਤੋੜਿਆ ਜਾ _ਸਕੇ।੫। 


ਬਲਵੰਡ ਖ਼ਾਨ ਨੇ ਆਪਣੇ _ਨਾਲ ਸੈਨਾ ਲਈ ਅਤੇ ਉਸ ਕਿਲ੍ਹੇ ਉਤੇ ਹਮਲਾ _ਕਰ 
ਦਿੱਤਾ। ਲੋਕਾਂ ਨੇ ਕਿਲ੍ਹੇ ਦੇ ਨੇੜੇ ਜਾ ਕੇ 'ਮਾਰ ਲੌ - ਮਾਰ ਲੌ” ਦਾ ਰੌਲਾ ਪਾ ਦਿੱਤਾ।੬। 
ਕਿਲ੍ਹੇ ਤੋਂ ਬਹੁਤ ਗੋਲੀਆਂ ਛੁਟੀਆਂ ਅਤੇ ਬਹੁਤ _ਸਾਰੇ ਸੂਰਮਿਆਂ ਦੇ ਸਿਰ ਪਾਟ ਗਏ। 
ਯੁੱਧ ਵਿਚ ਸੁਰਮੇ ਡਿਗ ਡਿਗ ਪਏ ਅਤੇ ਸ਼ਰੀਰਾਂ ਵਿਚ ਜ਼ਰਾ ਜਿੰਨੀ ਵੀ ਸੁਰਤ ਨ _ਰਹੀ।੭। 


ਹਨ ਅਤੇ ਕਿਤੇ ਰਾਜੇ ਮਾਰੇ ਗਏ _ਹਨ। ਕਿਤੇ ਤਾਜ ਅਤੇ 
ਹਨ। ਕਿਤੇ (ਸੂਰਮੇ) ਵਿੰਨ੍ਹ ਕੇ ਛਡ ਦਿੱਤੇ ਗਏ ਹਨ ਅਤੇ 
ਹਨ। ਕਿਤੇ ਛਤ੍ਰਧਾਰੀਆਂ ਦੇ ਛਤ੍ਰ ਟੁੱਟੇ ਪਏ _ਹਨ।੮। 

ਗੋਲੀਆਂ ਲਗਣ ਨਾਲ _ਕਿਤਨੇ ਹੀ ਜਵਾਨ _ਰਣ-ਖੇਤਰ ਵਿਚ _ਮਾਰੇ ਗਏ _ਹਨ। _ਕਿਤਨੇ 
ਹੀ ਭਜ ਗਏ ਹਨ, (ਉਨ੍ਹਾਂ ਨੂੰ) ਗਿਣਿਆ ਨਹੀਂ ਜਾ _ਸਕਦਾ। ਕਿਤਨੇ ਹੀ ਲਾਜ ਦੇ ਭਰੇ ਹੋਏ 
ਹਠ ਪੂਰਵਕ ਕ੍ਰੋਧ ਕਰ ਕੇ ਆ ਢੁਕੇ ਹਨ। ਚੌਹਾਂ ਪਾਸੇ _'ਮਾਰੋ ਮਾਰੋ” ਹੀ ਕੂਕ ਰਹੇ ਹਨ।੯। 

ਚੌਹਾਂ ਪਾਸਿਆਂ ਤੋਂ ਕਿਲ੍ਹੇ ਨੂੰ ਤਕੜਾ ਘੇਰਾ ਪਾ ਲਿਆ ਗਿਆ ਹੈ। _ਹਠੀਲੇ ਖ਼ਾਨ ਰੋਹ 
ਨਾਲ ਭਰੇ ਸੈਨਾ ਲੈ ਕੇ ਟੁੱਟ ਕੇ ਪੈ ਗਏ ਹਨ। ਇਧਰ ਸੂਰਮੇ ਸ਼ੋਭਦੇ ਹਨ ਅਤੇ ਉਧਰ ਉਹ 
ਬਿਰਾਜਦੇ ਹਨ ਅਤੇ ਕ੍ਰੋਧ ਦੇ ਭਰੇ ਹੋਏ ਇਕ ਕਦਮ _ਵੀ ਨਹੀਂ _ਭਜਦੇ _ਹਨ।੧0। 
ਦੰਹਾਰਾ 

ਰਣ-ਖੇਤਰ (ਨੂੰ ਛਡ ਕੇ ਕੋਈ) ਸੂਰਮਾ ਇਕ ਕਦਮ ਵੀ ਟਲ ਨਹੀਂ ਰਿਹਾ ਸੀ ਅਤੇ 
ਪੂਰੀ _ਚਾਹ _ਨਾਲ _ਲੜ ਰਹੇ _ਸਨ। _ਦਸਾਂ ਦਿਸ਼ਾਵਾਂ ਤੋਂ ਸੂਰਮਿਆਂ ਨੇ ਆ ਕੇ ਕਿਲ੍ਹਾ ਘੇਰ 
ਲਿਆ _ਸੀ।੧੧। 
ਭਾਲੰਨ ਛੰਦ 

ਕਿਤੇ ਗੋਲਾ ਚਲਾਉਣ ਵਾਲੇ ਗੋਲੇ ਅਤੇ ਬਾਣ ਚਲਾਉਣ ਵਾਲੇ ਬਾਣ ਛਡ ਰਹੇ 
ਸਨ। _ਕਿਤੇ _ਘਮੰਡੀਆਂ ਦੇ ਗਰਬ ਤੋੜੇ ਜਾ ਰਹੇ ਸਨ। ਬਹੁਤ ਮਾਰ ਪਈ ਸੀ, ਕਿਥੋਂ ਤਕ 
ਵਰਣਨ _ਕਰਾਂ। (ਇੰਜ _ਪੁਤੀਤ ਹੁੰਦਾ ਸੀ) ਮਾਨੋ _ਸ਼ਹਿਦ ਦੀਆਂ _ਮੌਖੀਆਂ _ਉਡੀਆਂ _ਹੋਣ।੧੨। 


੬੯੮ 


ਸੀ_ਦਸਮ-ਗ੍ਰੰਥ ਸਾਹਿਬ 


ਦੰਹਾਰਾ 
ਬਜੂ ਬਾਨ _ਬਿਛੂਅਨ ਭਏ ਬੀਰ ਲਰੇ ਰਨ ਮੰਡ। 
ਲਗੀ ਤੁਪਕ ਕੀ ਉਰ ਬਿਖੈ _ਜੂਝੇ ਖਾਂ ਬਲਵੰਡ। ੧੩। 


ਚੱਪਣਾ 
ਬਲਵੰਡ ਖਾਂ _ਜਬਹੀ ਰਨ ਜੂਝੇ। ਔ ਭਟ ਮੁਏ ਜਾਤ ਨਹਿ ਬੂਝੇ। 
ਭਜੇ ਸੁਭਟ ਆਵਤ ਭਏ _ਤਹਾ। ਜੋਬਨ ਖਾਨ ਖੇਤ ਮੈ ਜਹਾ। _੧੪। 


ਦੰਹਰਾ 
ਬਲਵੰਡ ਖਾਂ ਕੋ ਸੁਨਿ ਮੁਏ ਸੈਕਿ ਰਹੇ ਸਭ ਸੂਰ। 
ਬਿਨ _ਸ੍ਯਾਰੇ ਸੀਤਲ ਭਏ ਖਾਏ ਜਨਕ _ਕਪੂਰ। _੧੫। 


੭/ਤਲ 
ਚਪਲ _ਕਲਾ ਜੋਬਨ ਖਾਂ ਜਬੈ _ਨਿਹਾਰਿਯੋ। 
ਗਿਰੀ _ਧਰਨਿ _ਮੁਰਛਾਇ ਕਾਮ ਸਰ _ਮਾਰਿਯੋ। 
ਪਤ੍ਰੀ ਲਿਖੀ ਬਨਾਇ ਬਿਸਿਖ ਸੌ ਬਾਧਿ ਕਰਿ। 
ਦੀਨੋ _ਧਨੁਜ _ਚਲਾਇ ਧਨੁਖ ਦ੍ਰਿੜ _ਸਾਧਿ _ਕਰਿ। ੧੬। 


ਬ੍ਯਾਹ _ਕੁਅਰ _ਤਾ ਕਰਿਬੋ _ਠਹਰਾਇਯੋ। 

ਵੈਸਹਿ _ਪਤਿਯਾ ਸਰ ਸੌ ਬਾਧਿ _ਬਗਾਇਯੋ। 

ਗੜ _ਗਾੜੇ ਕੇ ਮਾਝ _ਪਰਿਯੋ ਸਰ ਜਾਇ ਕਰਿ। 

ਹੋ ਨਿਰਖਿ ਅੰਕ ਤਿਹ ਨਾਰਿ ਲਿਯੋ ਉਰ ਲਾਇ ਕਰਿ। ੧੮। 

ਦੰਹਰਾ 

ਬਿਸਿਖ ਪਹੂਚ੍ਯੋ ਮੀਤ ਕੋ _ਪਤਿਯਾ _ਲੀਨੇ _ਸੰਗ। 

ਆਖੇ ਅਤਿ ਨਿਰਮਲ ਭਈ ਨਿਰਖਤ ਵਾ ਕੋ _ਅੰਗ। ੧੯। 
ਚਪਲ _ਕਲਾ ਸੋ ਜਬ _ਕੁਅਰ ਬ੍ਯਾਹ _ਬਦ੍ਯੋ ਸੁਖ _ਪਾਇ। 
ਵੈਸਹਿ ਸਰ ਸੋ ਬਹੁਰਿ ਲਿਖਿ ਪਤਿਯਾ ਦਈ ਚਲਾਇ। ੨0। 


ਚੱਪਾਣ? 
ਪਤਿਯਾ ਬਿਖੈ ਇਹੈ ਲਿਖਿ ਡਾਰੋਂ। ਸੁਨੋ ਕੁਅਰ ਜੂ ਬਚਨ ਹਮਾਰੋਂ। 


ਪ੍ਰਥਮੈ ਬਾਰਿ ਬੰਦ ਇਹ ਕੀਜੈ। ਤਾ ਪਾਛੇ ਯਾ ਗੜ ਕੌ _ਲੀਜੈ। ੨੧। 


ਚਰਿਤ੍ਰ ਪਾਖਿਆਨ ੬੯੯ 


ਬਾਣਾਂ _ਅਤੇ _ਬਿਛੂਆਂ _ਨਾਲ _ਰਣ-ਭੂਮੀ ਵਿਚ ਸੂਰਮੇ ਲੜਦੇ _ਸਨ। ਬੰਦੂਕ _ਦੀ 
ਗੋਲੀ _ਛਾਤੀ ਵਿਚ ਲਗਣ _ਨਾਲ ਬਲਵੰਡ _ਖ਼ਾਨ _ਮਰ _ਗਿਆ _ਸੀ।੧੩। 


ਬਲਵੰਡ ਖ਼ਾਨ ਜਦ _ਰਣ-ਭਮੀ ਵਿਚ ਮਾਰਿਆ ਗਿਆ ਅਤੇ ਹੋਰ ਵੀ ਪਤਾ ਨਹੀਂ, 
ਕਿਤਨੇ ਯੋਧੇ ਮਾਰੇ _ਗਏ। ਸੂਰਮੇ ਭਜ _ਭਜ _ਕੇ ਉਥੇ ਆਉਂਦੇ ਗਏ ਜਿਥੇ ਜੋਬਨ _ਖ਼ਾਨ ਯੁੱਧ 
ਕਰ ਰਿਹਾ ਸੀ।੧੪। 
ਦੰਹਰਾ” 


ਬਲਵੰਡ _ਖ਼ਾਨ ਦੇ ਮਾਰੇ ਜਾਣ _ਦੀ _ਗੌਲ ਸੁਣ ਕੇ ਸਾਰੇ ਸੂਰਮੇ ਸ਼ੰਕਾਵਾਨ ਹੋ __ਗਏ। 
ਉਹ ਬਿਨਾ ਸਿਆਲ ਦੀ ਰੁਤ ਦੇ ਠੰਢੇ ਹੋ ਗਏ ਮਾਨੋ (ਉਨ੍ਹਾਂ `ਨੇ) ਕਪੂਰ ਖਾਧਾ _ਹੋਵੇ।੧੫। 


੭/#=ਲ 


੨ 


ਚਪਲ _ਕਲਾ ਨੇ ਜਦੋਂ ਜੋਬਨ ਖ਼ਾਨ ਨੂੰ ਵੇਖਿਆ ਤਾਂ ਕਾਮ ਦਾ ਬਾਣ ਖਾ ਕੇ ਧਰਤੀ 
ਮੂਰਛਿਤ ਹੋ ਕੇ ਡਿਗ ਪਈ। _ਉਸ ਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ੍ਹ ਦਿੱਤੀ ਅਤੇ 


ਉਤੇ 
ਧਨੁਸ਼ ਨੂੰ ਦ੍ਰਿੜ੍ਹਤਾ ਨਾਲ _ਪਕੜ _ਕੇ ਬਾਣ _ਚਲਾ _ਦਿੱਤਾ।੧੬। 


ਹੇ ਕੁੰਵਰ ਜੀ! ਸੁਣੋਂ, ਜੇ ਹੁਣ ਤੁਸੀਂ ਮੇਰੇ ਨਾਲ ਵਿਆਹ ਕਰੋ, ਤਾਂ ਮੈਂ ਤੁਹਾਨੂੰ (ਗੁਪਤ 
ਭੇਦ) ਦਸ ਦਿਆਂਗੀ ਕਿ ਕਿਲ੍ਹੇ ਉਤੇ ਕਿਵੇਂ ਰਾਜ ਕਰੋਂ। ਪਹਿਲਾਂ ਮੇਰੇ ਨਾਲ ਵਿਆਹ ਪੌਕਾ 
ਕਰੋ ਅਤੇ ਇਸੇ ਤਰ੍ਹਾਂ ਚਿੱਠੀ ਬੰਨ੍ਹ _ਕੇ ਤੀਰ _ਚਲਾਓ।੧੭। 


ਉਸ ਇਸਤਰੀ ਨਾਲ ਵਿਆਹ ਕਰਨ _ਲਈ ਕੁੰਵਰ ਮੰਨ _ਗਿਆ। ਉਸੇ ਤਰ੍ਹਾਂ ਤੀਰ 
ਨਾਲ ਬੰਨ੍ਹ ਕੇ ਚਿੱਠੀ ਭੇਜ ਦਿੱਤੀ। ਤੀਰ ਮਜ਼ਬੂਤ ਕਿਲ੍ਹੇ ਦੇ ਅੰਦਰ ਜਾ ਕੇ ਡਿਗਿਆ। ਉਸ 
(ਚਿੱਠੀ ਦੇ) ਔਖਰ ਵੇਖ ਕੇ ਇਸਤਰੀ ਨੇ ਛਾਤੀ ਨਾਲ _ਲਗਾ _ਲਈ।੧੮। 
ਦੰਹਰ” 

ਮਿਤਰ ਦਾ ਤੀਰ ਚਿੱਠੀ ਨੂੰ ਨਾਲ ਲੈ ਕੇ ਉਥੇ ਪਹੁੰਚਿਆ। ਚਿੱਠੀ ਦੇ ਅਖਰ (“ਅਗ”) 
ਵੇਖ ਕੇ (ਇਸਤਰੀ ਦੀਆਂ) ਅੱਖਾਂ ਬਹੁਤ ਨਿਰਮਲ _ਹੋ__ਗਈਆਂ।੧੯। 

ਚਪਲ _ਕਲਾ _ਨਾਲ ਜਦ ਕੁੰਵਰ ਨੇ ਵਿਆਹ ਕਰਨਾ _ਸੁਖ ਪੂਰਵਕ ਮੰਨ ਲਿਆ, ਤਾਂ 
ਉਸੇ ਤਰ੍ਹਾਂ ਫਿਰ ਚਿੱਠੀ ਲਿਖ ਕੇ ਅਤੇ ਤੀਰ ਨਾਲ ਬੰਨ੍ਹ _ਕੇ _ਉਸ ਨੂੰ ਚਲਾ ਦਿੱਤਾ।੨0। 
ਚੱਪਾਣ 

ਚਿੱਠੀ ਵਿਚ ਇਹੀ ਲਿਖ ਭੇਜਿਆ ਕਿ ਹੇ ਕੁੰਵਰ ਜੀ! ਮੇਰੀ ਗੱਲ ਸੁਣੋ। ਪਹਿਲਾਂ ਇਸ 
ਦਾ (ਅੰਦਰ ਆਣ ਵਾਲਾ) ਪਾਣੀ (“ਬਾਰਿ”) ਬੰਦ ਕਰ ਦਿਓ। ਉਸ ਪਿਛੋਂ ਕਿਲ੍ਹੇ ਉਤੇ ਕਬਜ਼ਾ 
ਕਰ ਲਵੋ ।੨੧। 


700 ਸੀ _ਦਸਮ-ਗੁੁੰਥ ਸਾਹਿਬ 


੭%#ਤੜਾਲ਼ 
ਦਸੋ ਦਿਸਨ ਘੇਰੋ ਯਾ ਗੜ ਕੌ ਡਾਰਿਯੈ। 
ਹ੍ਯਾ ਤੇ ਜੋ ਨਰ ਨਿਕਸੈ ਤਾਹਿ ਸੰਘਾਰਿਯੈ। 
ਆਵੈ ਜੋ ਜਨ ਪਾਸ ਬੰਦ ਤਿਹ _ਕੀਜਿਯੈ। 
ਹੋਂ ਬਹੁਰੋ ਦੁਰਗ ਛੁਰਾਇ ਛਿਨਕ ਮੋ _ਲੀਜਿਯੈ। ੨੨। 
ਦਸੋ ਦਿਸਨ ਤਿਹ ਗੜ ਕੌ ਘੇਰਾ ਡਾਰਿਯੋ। 
ਜੋ ਜਨ ਤਹ ਤੇ ਨਿਕਸੈ ਤਾਹਿ ਸੰਘਾਰਿਯੋ। 
ਖਾਨ ਪਾਨ ਸਭ ਬੰਦ ਪ੍ਰਥਮ ਤਾ ਕੋ _ਕਿਯੋ। 
ਹੋ ਬਹੁਰੌ ਦੁਰਗ _ਛਿਨਾਇ ਛਿਨਕ _ਭੀਤਰ _ਲਿਯੋ। _੨੩। 
ਲੀਨੋ _ਦੁਰਗ _ਛਿਨਾਇ _ਗਜਨਿ ਸਹ ਘਾਇ ਕੈ। 
ਲਯੋ _ਕੁਅਰਿ ਕਹ ਜੀਤਿ ਪਰਮ ਸੁਖ ਪਾਇ ਕੈ। 
ਭਾਤਿ ਭਾਤਿ ਰਤਿ ਕਰੀ ਪ੍ਰੇਮ ਉਪਜਾਇ _ਕਰਿ। 
ਹੋ ਲਪਟਿ ਲਪਟਿ ਤ੍ਰਿਯ ਗਈ ਸੁ ਕੀਨੇ ਭੋਗ _ਭਰਿ। ੨੪। 


ਚੱਘਣ?/ 
ਐਸੀ ਪ੍ਰੀਤ ਦੁਹਨ ਕੇ ਭਈ। ਅਬਲਾ ਔਰ _ਬਿਸਰਿ ਸਭ _ਗਈ। 
ਏਕ ਨਾਰਿ ਹਸਿ _ਬਚਨਿ ਉਚਾਰੋ। ਬਡੋਂ ਮੂਰਖ ਇਹ ਰਾਵ ਹਮਾਰੋ। ੨੫। 
ਜਿਨ ਤ੍ਰਿਯ 
ਤਾ 


ਪ੍ਰਿਥਮ ਪਿਤਾ ਕਹ __ਘਾਯੋ। _ਬਹੁਰਿ ਆਪਨੋ ਰਾਜ _ਗਵਾਯੋ। 
ਸੌ ਮੂੜ ਪ੍ਰੀਤਿ ਉਪਜਾਈ। ਨ੍ਰਿਪ ਕੀ ਨਿਕਟ ਮ੍ਰਿਤੁ ਜਨ _ਆਈ। _੨੬। 


ਪਿਤਾ _ਹਨਤ ਜਿਹ _ਲਗੀ ਨ _ਬਾਰਾ। _ਤਿਹ ਆਗੇ _ਕ੍ਯਾ _ਨਾਥ _ਬਿਚਾਰਾ। 
ਜਿਨ ਤ੍ਰਿਯ _ਅਪਨੋ ਰਾਜੁ _ਗਵਾਯੋ। _ਤਾ ਸੋ ਮੂਰਖ ਨੇਹ _ਲਗਾਯੋ। _੨੭। 


ਦੰਹਰਾ” 
ਜੋਬਨ ਖਾਂ ਸੁਨਿ ਏ ਬਚਨ ਮਨ ਮੈ ਰੋਸ ਬਢਾਇ। 
ਬਡੋ _ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ। ੨੮। ੧। 


/ਏਂਤਾ ਹੀ ਗਾਨਤ ੫ਲ੍ਯਾਨੇ /ਤਿਆ ਲਾੜੇ ਮਤਾਂ ਭੂਪ ਸੰਲਾਦੇ /ਏਕ ਸੌਂ ੪ਚਹਤਰਵਂ ਾਠਤ੍ਰਾ ਜ਼ਮਮਤਮਆ 
ਗਤ ਨੜ# ਸ੍ਤ/ $੭੫/ ੩੪੩੦/ %ਫਜ,/ 


੭%7ਤਲ 
ਜਗਬੰਦਨ ਇਕ ਸਾਹੁ _ਬਡੋ ਸੁ _ਬਖਾਨਿਯੈ। 
ਅਪੁਮਾਨ ਧਨੁ ਜਾ ਕੇ ਧਾਮ ਪੁਮਾਨਿਯੈ। 
ਮਤੀ ਸੁ ਬੀਰ ਤ੍ਰਿਯਾ ਸੁਭ _ਭਨਿਜਿਯੈ। 
ਹੋ ਸਸਿ ਕੋ ਜਾ ਕੀ ਪੁਭਾ ਬਦਨ ਕੀ ਦਿਜਿਯੈ। ੧। 


ਚਰਿਤ੍ਰ ਪਾਖਿਆਨ ੭0੧ 


੭/#ਤਲ 


ਦਸ ਦਿਸ਼ਾਵਾਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਵੋ। ਇਥੋਂ ਜੋ ਵਿਅਕਤੀ ਬਾਹਰ ਨਿਕਲੇ, ਉਸ 
ਨੂੰ ਮਾਰ ਦਿਓ। ਜੋ ਵਿਅਕਤੀ ਕੋਲ ਆ ਜਾਵੇ ਉਸ ਨੂੰ ਬੈਦ ਕਰ ਦਿਓ (ਭਾਵ ਕੈਦ ਕਰ 


੨ 


ਲਵੋ)। ਫਿਰ ਛਿਣ ਭਰ ਵਿਚ ਕਿਲ੍ਹਾ ਛੁੜਵਾ ਲਵੋ (ਅਰਥਾਤ! ਕਬਜ਼ਾ _ਕਰ _ਲਵੋ)।੨੨। 


ਉਸ ਨੇ ਸਭ ਪਾਸਿਆਂ ਤੋਂ ਕਿਲ੍ਹੇ ਨੂੰ ਘੇਰਾ ਪਾ _ਲਿਆ। ਜੋ ਵਿਅਕਤੀ ਵੀ ਅੰਦਰੋਂ 
ਨਿਕਲਦਾ, _ਉਸ ਨੂੰ ਮਾਰ ਦਿੰਦਾ। ਪਹਿਲਾਂ ਖਾਣ _ਪੀਣ ਦੀਆਂ _ਸਾਰੀਆਂ ਵਸਤੂਆਂ (ਨੂੰ ਅੰਦਰ 
ਜਾਣੋ) ਬੰਦ _ਕਰ ਦਿੱਤਾ। ਫਿਰ ਕਿਲ੍ਹੇ ਨੂੰ ਛਿਣ ਭਰ ਵਿਚ ਹਥਿਆ ਕੇ ਅੰਦਰ ਪਹੁੰਚ 
ਗਿਆ।੨੩। 


ਗਜਨ ਸ਼ਾਹ ਨੂੰ ਮਾਰ ਕੇ ਕਿਲ੍ਹਾ ਖੋਹ ਲਿਆ ਅਤੇ ਕੁੰਵਰਿ ਨੂੰ ਜਿਤ ਕੇ ਬਹੁਤ ਸੁਖ 
ਪ੍ਰਾਪਤ _ਕੀਤਾ। (ਉਸ ਨਾਲ) ਪ੍ਰੇਮ ਪੂਰਵਕ ਭਾਂਤ ਭਾਂਤ ਦੀ _ਰਤੀ-ਕ੍ਰੀੜਾ _ਕੀਤੀ। _ਉਸ 
ਇਸਤਰੀ ਨੇ _ਵੀ _ਲਿਪਟ _ਲਿਪਟ ਕੇ ਭਰਪੂਰ _ਭੋਗ _ਕੀਤਾ।੨੪। 


ਚੱਪਾਣ 

(ਜਦੋਂ) ਦੋਹਾਂ ਵਿਚ ਇਸ ਤਰ੍ਹਾਂ ਦੀ ਪ੍ਰੀਤ 
ਇਸਤਰੀਆਂ ਭੁਲ ਗਈਆਂ। ਇਕ ਇਸਤਰੀ ਨੇ 
ਬਹੁਤ ਮੂਰਖ ਹੈ।੨੫। 

ਜਿਸ ਇਸਤਰੀ ਨੇ ਪਹਿਲਾਂ ਆਪਣੇ ਪਿਤਾ ਨੂੰ 
ਗਵਾ _ਲਿਆ। _ਉਸ ਨਾਲ ਮੂਰਖ (ਰਾਜੇ) ਨੇ ਪ੍ਰੇਮ ਪਾਲ 
ਮੌਤ ਨੇੜੇ ਆ ਗਈ ਹੋਂਵੇ।੨੬। 

ਜਿਸ ਨੂੰ ਪਿਉ ਨੂੰ ਮਰਵਾਉਂਦਿਆਂ ਦੇਰ ਨਹੀਂ ਲਗੀ, _ਉਸ ਦੇ ਸਾਹਮਣੇ ਸਾਡਾ ਨਾਥ 
ਵਿਚਾਰਾ ਕੀ ਹੈ। ਜਿਸ ਇਸਤਰੀ ਨੇ ਆਪਣਾ ਰਾਜ ਗਵਾ ਲਿਆ ਹੈ, ਉਸ ਨਾਲ ਇਸ ਨੇ 
ਪ੍ਰੇਮ ਲਗਾਇਆ _ਹੈ।੨੭। 
ਦੰਹਰ” 

ਜੋਬਨ ਖ਼ਾਨ ਨੇ ਇਹ ਬਚਨ ਸੁਣ ਕੇ ਮਨ ਵਿਚ ਰੋਹ ਵਧਾਇਆ ਅਤੇ ਇਕ ਵੋਡਾ 
ਮੁਨਾਰਾ ਉਸਾਰ ਕੇ _ਉਸ ਵਿਚ ਇਸਤਰੀ ਨੂੰ _ਚਿਣਵਾ _ਦਿੱਤਾ।੨੮। 


/ਏਥੋ ਨੰ ਲਾਰੇਤੁੱਪ/ਮਆਨ ਦੇ ਤਆ ਲਾਰਤ੍ੂ ਦੇ ਆਹੀ ਭੂਆ ਸੰਵਾਦ ਦੇ 5੭੫ਵੇ' ਲਾਠਤ੍ਹ ਟੀ ਸ਼ਮਪਤੀ 
ਭਾ ਲਭ ਹੰ/ _5੭੫/ =੪੩੦/ ਜਲਦਾ/ 


ਹੋ 
ਹਸ 


੭/ਤਲ 


ਜਗਬੰਦਨ ਨਾਂ ਦਾ ਇਕ ਵੱਡਾ ਸ਼ਾਹ ਦਸਿਆ ਜਾਂਦਾ ਸੀ ਜਿਸ ਦੇ ਘਰ ਬੇਸ਼ੁਮਾਰ 
ਮਨਿਆ ਜਾਂਦਾ ਸੀ। _ਬੀਰ ਮਤੀ ਉਸ ਦੀ ਚੰਗੀ ਇਸਤਰੀ ਦਸੀ ਜਾਂਦੀ ਸੀ। ਉਸ ਦੇ 
ਦੀ ਪੁਭਾ _(ਦੀ ਤੁਲਨਾ) _ਚੰਦੂਮਾ _ਨਾਲ ਦਿੱਤੀ ਜਾਂਦੀ _ਸੀ।੧। 


ਲੋ ੧ 


205 


ਸੀ _ਦਸਮ-ਗੁੁੰਥ ਸਾਹਿਬ 


ਚੱਪਣਾ 
ਤਾ ਕੋ ਨਾਥ ਵਿਲਾਇਤ _ਗਯੋ। ਆਵਤ ਮਦੁ ਦੇਸ ਨਹਿ ਭਯੋ। 
ਲਿਖਿ ਪਤਿਯਾ ਅਬਲਾ ਬਹੁ _ਹਾਰੀ। ਨਿਜੁ ਪਤਿ ਕੀ ਨਹਿ ਪੁਭਾ ਨਿਹਾਰੀ। ੨। 


ਤਿਨ ਤ੍ਰਿਯ ਅਧਿਕ ਉਪਾਇ _ਬਨਾਏ। ਤਹ ਹੀ ਰਹੇ ਨਾਥ ਨਹਿ ਆਏ। 
ਲਾਲ ਮਿਲੇ ਬਿਨੁ _ਬਾਲ _ਕੁਲਾਈ। ਸਭ _ਧਨ ਲੈ ਸੰਗ ਤਹੀ ਸਿਧਾਈ। ੩। 


ਚੰਦੂਭਾਨ _ਜਾਟੂ _ਬਟਿਹਾਯੋ। _ਲੂਟਨ _ਮਾਲ _ਬਾਲ _ਕੋ _ਆਯੋ। 
ਜੋ ਕਰ _ਚੜਿਯੋ _ਛੀਨਿ ਸਭ ਲੀਨੋ। _ਰੰਚ ਕੰਚ ਤਿਹ ਰਹਨ ਨ_ਦੀਨੋ। ੪। 


ਭਾਜੰਨਾ ਛੰਦ 
ਜਬੈ ਮਾਲ ਕੋ ਲੂਟਿ ਕੈ ਕੈ ਸਿਧਾਏ। ਤਬੈ ਕੂਕਿ ਕੈ ਨਾਰਿ ਬੈਨ੍ਯੋ ਸੁਨਾਏ। 
ਸੁਨੋ ਬੈਨ ਭਾਈ ਇਹੈ ਕਾਜ ਕੀਜੋ। ਰਹੋ _ਹ੍ਯਾ ਨਹੀ ਦੂਰਿ ਕੋ _ਪੈਂਡ ਲੀਜੋ। ੫। 


ਚੱਪਾਣ? 
ਜੌ ਇਹ ਬਾਤ ਨਾਥ ਸੁਨਿ ਲੈਹੈ। ਤੁਮ ਤੇ ਜਾਨ ਏਕ ਨਹਿ _ਦੈਹੈ। 
ਲੈਹੈ ਛੀਨਿ ਤਰੇ ਕੇ ਘੋਰਾ। ਤੁਮਰੋ ਰਹਿਯੋ ਜਿਯਬ ਜਗ _ਥੋਰਾ। ੬। 


ਇਨ ਇਹ ਬਾਤ ਚਿਤ ਨਹਿ _ਆਨੀ। _ਮੂੜ ਤ੍ਰਿਯਾ _ਬਰਰਾਤ _ਪਛਾਨੀ। 


੮. 


ਯਾ ਕੋ ਨਾਥ ਹਮਰ ਕਾ ਕਰਿ ਹੈ। ਸਹਸ ਸ੍ਰਾਰ ਕੋ ਏਕ ਸੰਘਾਰਿ ਹੈ। ੭। 
ਲੂਟਿ ਸਕਲ _ਧਨੁ ਜਬੈ _ਸਿਧਾਏ। ਤਬ ਅਬਲਾ _ਨਰ _ਬਸਤ੍ਰ _ਬਨਾਏ। 
ਕਟਿ ਸੋ ਕਸਿ ਕ੍ਰਿਪਾਨ ਤਿਯ _ਲੀਨੀ। _ਕਸਿਸ ਕਮਾਨ _ਕਰੈਰੀ ਕੀਨੀ। ੮। 
ਅਰੁਨ ਤੁਰੰਗ _ਅਰੂੜਿਤ ਭਈ। ਪਵਨ _ਗਵਨ ਤੇ ਸੀਘੂ _ਸਿਧਈ। 


ਜਾਇ ਸ੍ਰਾਰ ਤ੍ਰਿਯ ਸਹੰਸੂ _ਹੰਕਾਰੋ। ਕੈ ਧਨੁ ਦੇਹੁ ਕਿ ਸਸਤ੍ਰ ਸੰਭਾਰੋ। ੯। 


ਸਭਹਿਨ ਕੋਪ ਬੈਨ ਸੁਨਿ ਕੀਨੋ। ਤਾ ਕੌ ਅਧਿਕ _ਗਾਰਿਯਨ ਦੀਨੋ। 
ਤੋ ਤੇ ਮੂੜ ਕਹਾ ਹਮ ਡਰਿ ਹੈ। ਸਹਸ ਸ੍ਰਾਰ ਏਕਲ ਤੇ ਟਰਿ ਹੈ। ੧0। 


ਗਹਿ ਧਨੁ ਹਾਥ ਕੋਪ ਤ੍ਰਿਯ ਭਰੀ। ਤੁਰੈ ਧਵਾਇ ਉਠਵਨੀ ਕਰੀ। 
ਏਕ _ਬਿਸਿਖ ਕਰਿ ਕੋਪ ਚਲਯੋ। ਬੀਸ ਜ੍ਹਾਨ ਬਿਚਿ ਹੂਹੈ ਕਰਿ ਗਯੋ। _੧੧। 


ਬਹੁਰਿ _ਤਾਨ ਧਨੁ _ਬਾਨ _ਚਲਾਯੋ। _ਤਬ ਹੀ ਬੀਸ _ਘੋਰਯਨ ਘਾਯੋ। 
ਏਕਹਿ ਬਾਰ ਪ੍ਰਾਨ ਬਿਨੁ ਭਏ। _ਗਿਰਿ _ਗਿਰਿ ਮਨੋਂ ਮੁਨਾਰਾ ਗਏ। ੧੨। 


ਚਰਿਤ੍ਰ ਪਾਖਿਆਨ ੭0੩ 

ਚੱਪਾਣ 
ਉਸ ਦਾ ਪਤੀ ਵਿਦੇਸ਼ ਗਿਆ ਸੀ ਪਰ (ਚਿਰ ਤਕ) ਮਦੁ ਦੇਸ਼ ਨੂੰ ਨ ਮੁੜਿਆ। 
ਇਸਤਰੀ _ਉਸ ਨੂੰ ਚਿੱਠੀਆਂ ਲਿਖ _ਲਿਖ _ਕੇ ਥਕ ਗਈ, ਪਰ ਉਸ ਨੇ ਆਪਣੇ ਪਤੀ ਦੀ 


ਸੂਰਤ ਨ _ਵੇਖੀ।੨। 

ਉਸ ਇਸਤਰੀ ਨੇ ਬਹੁਤ _ਉਪਾ ਕੀਤੇ, (ਪਰ) ਪਤੀ ਉਥੇ ਹੀ ਰਿਹਾ, (ਘਰ) ਨ 
ਆਇਆ। ਪ੍ਰੀਤਮ ਦੇ _ਮਿਲੇ ਬਿਨਾ ਪ੍ਰਿਯਾ ਵਿਆਕੁਲ ਹੋ ਗਈ। ਸਾਰਾ ਧਨ ਨਾਲ ਲੈ ਕੇ 
ਉਧਰ ਨੂੰ ਚਲ _ਪਈ।੩। 

ਚੰਦੂਭਾਨ ਜਾਣੂ ਨਾਂ ਦਾ ਇਕ ਧਾੜਵੀ ('ਬਟਿਹਾਯੋ”) ਸੀ। (ਉਹ ਉਸ) ਇਸਤਰੀ ਦਾ 
ਮਾਲ _ਲੁਟਣ ਲਈ _ਆਇਆ। ਜੋ ਹੱਥ _ਲਗਾ ਸਭ ਖੋਹ _ਲਿਆ। ਉਸ ਕੋਲ ਕੁਝ ਵੀ ਨ 
ਰਹਿਣ ਦਿੱਤਾ।੪। 
ਭਾਲੰਨ ਛੰਦ 

ਜਦ ਉਹ _(ਬਟਮਾਰ ਤੇ _ਉਸ ਦੇ ਸਾਥੀ) ਮਾਲ ਲੁਟ ਕੇ ਚਲ ਪਏ। ਤਦ ਉਸ 
ਇਸਤਰੀ ਨੇ ਕੂਕ ਕੇ ਕਿਹਾ-- ਹੇ ਭਰਾਵੋ! ਗੱਲ ਸੁਣੋ, ਇਹ ਕੰਮ ਕਰੋ। ਇਥੇ ਨ ਰਹੋ, ਦੂਰ 
ਦਾ ਰਾਹ _ਪਕੜੋ।੫। 
ਚੱਪਾਣ 

ਜੇ ਇਹ ਗੱਲ ਮੇਰਾ ਪਤੀ ਸੁਣ ਲਵੇਗਾ ਤਾਂ ਤੁਹਾਡੇ ਵਿਚੋਂ ਇਕ ਨੂੰ ਵੀ ਜਾਣ ਨਹੀਂ 
ਦੇਵੇਗਾ। (ਉਹ) ਤੇਰੇ ਹੇਠ ਦਾ ਘੋੜਾ ਵੀ ਖੋਹ _ਲਏਗਾ। (ਮੈਨੂੰ ਇੰਜ ਲਗਦਾ ਹੈ ਤੇਰਾ 
ਜਗਤ ਵਿਚ _ਜੀਉਣਾ ਥੋੜਾ ਹੀ ਰਹਿ ਗਿਆ ਹੈ।੬। 

ਇਨ੍ਹਾਂ ਨੇ ਇਹ ਗੱਲ ਚਿਤ ਵਿਚ ਨ ਲਿਆਉਂਦੀ। (ਅਤੇ ਇਸ ਨੂੰ) ਮੂਰਖ ਇਸਤਰੀ 
ਦਾ ਬੁੜਬੁੜਾਉਣਾ ਸਮਝਿਆ। ਇਸ ਦਾ ਪਤੀ ਸਾਡਾ ਕੀ ਕਰ _ਲਏਗਾ। _ਹਜ਼ਾਰ ਸਵਾਰਾਂ ਨੂੰ 
(ਉਹ) _ਇਕਲਾ _ਮਾਰ _ਦੇਵੇਗਾ।੭। 


ਜਦ ਉਹ ਸਾਰਾ ਧਨ ਲੁਟ ਕੇ ਚਲੇ ਗਏ ਤਦ ਇਸਤਰੀ ਨੇ ਪੁਰਸ਼ ਦੇ ਬਸਤ੍ਰ _ਧਾਰਨ 
ਕਰ _ਲਏ। ਉਸ ਨੇ ਲਕ ਨਾਲ ਕ੍ਰਿਪਾਨ ਕਸ ਲਈ ਅਤੇ ਕਠੋਰ ਕਮਾਨ ਖਿਚ ਲਈ।੮। 


ਉਹ ਲਾਲ ਘੋੜੇ ਉਤੇ ਚੜ ਬੈਠੀ ਅਤੇ ਪੌਣ ਦੀ ਗਤੀ ਨਾਲੋਂ ਵੀ ਜਲਦੀ ਚਲ ਪਈ। 
ਜਾ ਕੇ ਉਸ ਇਸਤਰੀ ਨੇ ਹਜ਼ਾਰ ਸਵਾਰਾਂ ਨੂੰ ਵੈਗਾਰਿਆ ਕਿ ਜਾਂ ਤਾਂ ਧਨ ਦੇ ਦਿਓ ਜਾਂ ਫਿਰ 
ਹਥਿਆਰ ਪਕੜ _ ਲਵੋ ।੯। 

ਸਭ ਨੇ (ਇਹ) ਬੋਲ ਸੁਣ ਕੇ ਬਹੁਤ ਗੁੱਸਾ ਕੀਤਾ ਅਤੇ ਉਸ _ਨੂੰ ਬਹੁਤ ਗਾਲ੍ਹੀਆਂ 
ਦਿੱਤੀਆਂ। ਹੇ ਮੂਰਖ! ਤੇਰੇ ਤੋਂ ਕੀ ਅਸੀਂ ਡਰ ਜਾਈਏ _ਅਤੇ ਇਕ _ਹਜ਼ਾਰ ਸਵਾਰ ਤੇਰੇ 
ਇਕਲੇ ਤੋ ਭਜ _ਜਾਈਏ।੧0। 

ਹੱਥ ਵਿਚ _ਧਨੁਸ਼ ਫੜ ਕੇ ਇਸਤਰੀ ਕ੍ਰੋਧ ਨਾਲ ਭਰ ਗਈ ਅਤੇ ਘੋੜਾ ਦੌੜਾ ਕੇ 
ਧਾਵਾ _(“ਉਠਵਨੀ”) ਕਰ ਦਿੱਤਾ। ਕ੍ਰੋਧਿਤ ਹੋ ਕੇ ਇਕ ਤੀਰ ਚਲਾਇਆ ਜੋ ਵੀਹ ਜਵਾਨਾਂ 
ਵਿਚੋਂ ਹੋ ਕੇ ਲੰਘ ਗਿਆ (ਅਰਥਾਤ! ਪਾਰ _ਹੋ__ਗਿਆ)।੧੧। 

ਉਸ ਨੇ ਫਿਰ ਧਨੁਸ਼ ਖਿਚ ਕੇ ਬਾਣ ਚਲਾਇਆ। ਤਦੋਂ ਹੀ ਵੀਹ ਘੋੜੇ ਮਾਰ ਦਿੱਤੇ। ਇਕੋ 
ਵਾਰ ਪੁਰਾਣਾਂ ਤੋਂ ਹੀਣ ਹੋ_ਗਏ। (ਇੰਜ ਲਗਦਾ ਸੀ) ਮਾਨੋ ਮੁਨਾਰੇ ਡਿਗ ਪਏ _ਹੋਣ।੧੨। 


ਸੀ _ਦਸਮ-ਗ੍ਰੰਥ ਸਾਹਿਬ ਚਰਿਤ੍ਰ ਪਾਖਿਆਨ 70੫ 


ਤੀਜੀ ਬਹੁਰਿ ਉਠਵਨੀ _ਕਰੀ। ਛੋਡਿਯੋ _ਬਾਨ ਨੈਕ ਨਹਿ _ਡਰੀ। 
ਤੀਸ ਬੀਰ ਇਕ ਬਾਰ ਬਿਦਾਰੇ। ਮਾਨੋ ਪਵਨ ਪਤ੍ਹ ਸੇ ਝਰੇ। _੧੩। 


(ਉਸ ਨੇ) ਤੀਜੀ ਵਾਰ ਧਾਵਾ _ਕੀਤਾ। _ਬਾਣ ਛਡ ਦਿੱਤਾ ਅਤੇ ਜ਼ਰਾ ਜਿੰਨੀ ਵੀ ਨ 
ਡਰੀ। _ਤੀਹ ਸੂਰਮੇ ਇਕੋ ਵਾਰ _ਮਾਰ_ਦਿੱਤੇ। (ਇੰਜ ਪੂਤੀਤ ਹੁੰਦਾ ਹੈ) ਮਾਨੋ ਹਵਾ ਨੇ ਪੱਤਰ 
ਝਾੜੇ _ਹੋਣ।੧੩। 

ਜਦ ਇਸਤਰੀ ਇਕ _ਬਾਣ _ਛਡਦੀ _ਸੀ_ਤਾਂ ਵੀਹ ਤੀਹ ਜਵਾਨ ਧਰਤੀ ਉਤੇ ਸੁਟ 
ਦਿੰਦੀ ਸੀ। ਚੁਸਤ ਘੋੜੇ ਨੂੰ ਚਤੁਰ ਇਸਤਰੀ ਇਸ ਤਰ੍ਹਾਂ ਦੌੜਾਉਂਦੀ ਸੀ ਕਿ ਸ਼ਰੀਰ ਨੂੰ ਇਕ 
ਵੀ ਜ਼ਖੁਮ ਨ ਲਗ ਸਕਦਾ।੧੪। 

ਮਾਨੋ ਜਲ ਵਿਚ _ਗੰਗੇਰੀ (ਜੁਲਾਹਾ) ਤੇਜ਼ ਗਤੀ ਨਾਲ ਚਲਦਾ ਹੋਵੇ। ਜਾਂ ਮਾਨੋ ਬਦਲ 


ਏਕ ਬਾਨ ਜਬ ਬਾਲ ਪ੍ਰਹਾਰੈ। ਬੀਸ ਤੀਸ ਛਿਤ ਪੈ ਭਟ ਡਾਰੈ। 
ਚਪਲ ਤੁਰੈ ਤ੍ਰਿਯ _ਚਤੁਰਿ _ਧਵਾਵੈ। ਏਕ ਘਾਇ ਤਨ ਲਗਨ _ਨ_ਪਾਵੈ। ੧੪। 


ਮੋ ਜਨੁਕ _ਗੈਗੇਰੀ ਝਮਕੈ। _ਘਨ ਮੈ ਮਨੋ __ਦਾਮਿਨੀ ਦਮਕੈ। 


ਦੁਹਕਰਿ ਕਰਮ ਨਾਰਿ ਤਿਨ ਕੀਨੋ। 


ਜਲ 
ਏਕੈ ਬਾਨ ਬੀਸ ਭਟ ਗਿਰੈ। ਬਬਖਤਰ ਰਹੇ ਨ ਜੇਬਾਂ ਜਿਰੇ। ੧੫। 


੭%#=ੜਾਲ 
ਬਹੁਰਿ ਕ੍ਰੋਧ ਕਰਿ ਬਾਲ ਇਕ ਬਾਨ _ਪ੍ਹਾਰਿਯੋ। 
ਬੀਸ ਬਾਜ _ਬਿਚ ਕਰਿ ਹ੍ਹੈ ਬਾਨ ਪਧਾਰਿਯੋ। 
ਤਰਫਰਾਇ ਛਿਤ ਮਾਝ _ਸੁਭਟ ਬਿਨੁ ਸੁਧ _ਭਏ। 
ਹੋ ਆਏ ਜਗਤ ਨ ਮਾਝ ਨ ਨਿਜੁ ਜਨਨੀ ਜਏ। _੧੬। 
ਸਹਸ ਸੂਰਮਾ ਜਬ ਤ੍ਰਿਯ ਦੀਏ ਸੰਘਾਰਿ ਕੈ। 
ਚੰਦੂ ਭਾਨ ਰਿਸਿ ਭਰਿਯੋ ਸੁ ਤਿਨੈ ਨਿਹਾਰਿ ਕੈ। 
ਚਾਬੁਕ _ਮਾਰਿ _ਤੁਰੰਗ ਤੁਰੰਤ _ਧਵਾਇਯੋ। 
ਹੋ ਤ੍ਰਿਯ ਤਿਹ ਹਨ੍ਯੋ ਨ ਬਾਨ ਤੁਰੰਗਹਿ ਘਾਇਯੋ। _੧੭। 
ਜੀਤਿ ਜੀਤਿ ਕਰਿ ਬਾਲ ਸੂਰਮਾ ਬਸਿ ਕਏ। 
ਸਭ _ਸੂਰਨ ਕੇ ਸੀਸ ਸਕਲ _ਬੁਕਚਾ ਦਏ। 
ਜਹ ਤੇ ਧਨੁ ਲੈ ਗਏ ਤਜੇ ਤਹ ਆਇ ਕੈ। 
ਹੋ ਤੁਮਲ ਜੁਧ ਕਰਿ ਨਾਰਿ ਚਰਿਤ੍ਰ ਦਿਖਾਇ ਕੈ। ੧੮। 
ਏਕ ਸਦਨ ਤੇ ਛੋਰਿ ਤੁਰੈ ਤਾ ਕੌ ਦਿਯੋ। 
ਚੰਦੂ _ਭਾਨ ਜਾਟੂ ਕੌ ਕਰਿ ਅਪਨੋ ਲਿਯੋ। 
ਚੋਰ ਬ੍ਰਿਤਿ ਕੋ ਤੁਰਤ ਤਬੈ ਤਿਨ ਤ੍ਯਾਗਿਯੋ। 
ਸੀ _ਜਦੁਪਤਿ ਕੇ ਜਾਪ ਬਿਥੈ _ਅਨੁਰਾਗਿਯੋ। _੧੯। 
ਦੰਹਰਾ 
ਚੰਦੂ ਭਾਨ ਕੌ _ਜੀਤਿ ਕਰਿ ਤਹ ਤੇ ਕਿਯੋ ਪਯਾਨ। 
ਜਹਾ ਆਪਨੋ ਪਤਿ ਹੁਤੋ ਤਹਾ ਗਈ ਰੁਚਿ _ਮਾਨ। ੨0। 


ਚੱਪਲਾਂ 


ਸਭ ਹੀ ਜੀਤਿ ਬੈਰਿਯਨੁ _ਲੀਨੋ। 


ਵਿਚ ਬਿਜਲੀ ਚਮਕਦੀ ਹੋਵੇ। ਇਕ _ਬਾਣ ਨਾਲ ਵੀਹ ਸੂਰਮੇ ਡਿਗਦੇ ਸਨ। ਨ ਕਵਚ ਰਹੇ 
ਸਨ ਅਤੇ ਨ ਹੀ ਕਵਚਾਂ ਦੀ ਸ਼ਾਨ ਰਹੀ ਸੀ।੧੫। 
੭%/ਤਲ਼ 


ਫਿਰ ਕ੍ਰੋਧ ਕਰ ਕੇ ਇਸਤਰੀ ਨੇ ਇਕ _ਬਾਣ ਚਲਾਇਆ। _ਉਹ ਬਾਣ _ਵੀਹ _ਘੋੜਿਆਂ 
ਵਿਚੋਂ ਲੰਘ _ਗਿਆ। _ਤੜਫਦੇ ਹੋਏ ਸੂਰਮੇ ਬੇਹੋਸ਼ ਹੋ_ ਕੇ ਧਰਤੀ ਉਤੇ ਡਿਗ _ਪਏ। (ਇੰਜ 
ਲਗਦਾ ਸੀ) ਮਾਨੋ _ਉਹ ਜਗਤ ਵਿਚ ਆਏ ਹੀ ਨ ਹੋਣ, ਜਾਂ ਮਾਂਵਾਂ ਨੇ ਜਨਮੇ ਹੀ ਨ 
ਹੌਣ।੧੬। 


ਜਦ ਉਸ ਇਸਤਰੀ ਨੇ ਹਜ਼ਾਰ ਸੂਰਮੇ ਮਾਰ ਦਿੱਤੇ ਤਾਂ ਉਸ ਨੂੰ ਵੇਖ ਕੇ ਚੰਦੂ ਭਾਨ ਰੋਹ 
ਨਾਲ _ਭਰ _ਗਿਆ। (ਉਸ ਨੇ) ਘੋੜੇ ਨੂੰ ਚਾਬਕ ਮਾਰ ਕੇ ਤੇਜ਼ੀ ਨਾਲ _ਦੌੜਾਇਆ। _ਪਰ 
ਇਸਤਰੀ ਨੇ ਉਸ ਨੂੰ ਨ ਮਾਰਿਆ, ਬਾਣ _ਨਾਲ ਘੋੜਾ ਮਾਰ _ਦਿੱਤਾ।੧੭। 


ਇਸਤਰੀ ਨੇ ਸੂਰਮਿਆਂ ਨੂੰ ਜਿਤ ਜਿਤ ਕੇ ਵਸ ਵਿਚ ਕਰ _ਲਿਆ ਅਤੇ ਸਾਰਿਆਂ 
ਸੂਰਮਿਆਂ ਦੇ ਸਿਰ ਉਤੇ ਗੰਢਾਂ _('ਬੁਕਚਾ”) ਚੁਕਾ ਦਿੱਤੀਆਂ। ਜਿਥੋਂ _ਉਹ _ਧਨ ਲਿਆਏ ਸਨ, 
ਉਥੇ ਛਡ ਕੇ ਆਏ। ਉਸ ਇਸਤਰੀ ਨੇ ਚਰਿਤ੍ਰ ਵਿਖਾ ਕੇ _ਘਮਸਾਨ ਯੁੱਧ _ਕੀਤਾ।੧੮। 


(ਉਸ ਨੇ) ਘਰ ਤੋਂ ਇਕ ਘੋੜਾ ਕਢਵਾ ਕੇ ਉਸ ਨੂੰ ਦਿੱਤਾ ਅਤੇ ਚੰਦੂ ਭਾਨ ਜਾਣੂ ਨੂੰ 
ਆਪਣਾ ਬਣਾ _ਲਿਆ। _ਉਸ ਨੇ ਤੁਰਤ ਚੋਰ _ਬਿਰਤੀ ਨੂੰ ਤਿਆਗ ਦਿੱਤਾ ਅਤੇ ਸ੍ਰੀ ਕ੍ਰਿਸ਼ਨ 
(ਭਗਵਾਨ) ਦੇ ਜਾਪ ਵਿਚ _ਮਗਨ ਹੋ __ਗਿਆ।੧੯। 


ਦੰਹਰਾ 

ਚੰਦੂ ਭਾਨ ਨੂੰ ਜਿਤ ਕੇ ਉਥੋਂ ਚਲ ਪਈ ਅਤੇ ਜਿਥੇ ਉਸ ਦਾ ਪਤੀ ਸੀ, ਉਥੇ ਪ੍ਰਸੰਨਤਾ 
ਪੂਰਵਕ ਜਾ _ਪਹੁੰਚੀ।੨0। 
ਚੱਪਣਾ 


ਉਸ ਇਸਤਰੀ ਨੇ _ਬੜਾ ਔਖਾ ਕੰਮ _ਕੀਤਾ। (ਉਸ ਨੇ) ਸਾਰਿਆਂ ਵੈਰੀਆਂ ਨੂੰ ਜਿਤ 


ਬਹੁਰੋ ਮਿਲੀ ਨਾਥ ਸੋ ਜਾਈ। ਪਿਯ ਕੌ ਮਦੂ ਦੇਸ ਲੈ ਆਈ। ੨੧। ੧। 


/ਏੱਤਾ ਹਾੰ ਗਾਹੇਤ੍ਹ ਪਲੁਯਾਨੇ ਊਆ ਗਲਾਰੜ੍ਹੇ ਮੰਨੀ ਭੂ ਨੰਭਾਦੇ /ਏਕ ਸੌਂ /ਛਿਹਤਰਵਂ ਜਾਨਤ ਸਆਮਤਮ 
ਗਤ ਨਭਨ ਸਤ) 52੬7 ੩੪੫੬੭ %ਫਜ,./ 


ਲਿਆ। ਫਿਰ ਜਾ ਕੇ ਪਤੀ ਨੂੰ ਮਿਲੀ ਅਤੇ ਪ੍ਰਿਯ ਨੂੰ ਮਦੁ ਦੇਸ ਲੈ ਆਈ। _੨੧। 


/ਏਥੋਂ ਨੰ ਲਾਂਰਤੁੰਪ/ਕਆਨ ਦੇ ਤੁੰਆ ਗਾਠਤ੍ ਦੇ ਮੰਡੀ ਭੂਆ ਸੰਵਾਦ ਦੇ _9-%ਵੇ' ਲਾਹਤ੍ਹ ਦੀ ਸਮਆਪਤੀ 
ਭਾ ਲਭ _ਹ/ _5%੬/ ੨8੫੬੪ ਜ਼ਲਦਾ/ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 


ਮੈਨ ਲਤਾ ਅਬਲਾ ਇਕ _ਸੁਨੀ। _ਬੇਦ ਪੁਰਾਨ ਸਾਸਤ ਬਹੁ _ਗੁਨੀ। 
ਬਡੇ ਸਾਹੁ ਕੀ ਸੁਤਾ ਭਣਿਜੈ। ਤਾ ਕੇ ਕੋ ਪਟਤਰ ਕਹਿ ਦਿਜੈ। ੧। 


ਤਾ ਸੌ ਬੈਰਕ ਬਾਧੀ ਬਡੀ ਬਨਾਇ ਕੈ। 
ਹੋ ਵਾ ਅੰਚਰ ਕੇ ਸੰਗ ਗਈ ਆਗਿ ਜਰਾਇ ਕੈ। ੩। 


ਹੇਰਿ ਆਗਿ ਕਹ __ਜਿਯਨ _ਅਚੰਭਵ ਅਤਿ _ਭਯੋ। 
ਜਨੁਕ ਸਮੁੰਦੂ ਕੇ ਬੀਚ ਦੂਸਰੋ ਸਸਿ ਵਯੋ। 

ਜ੍ਯੋ _ਜ੍ਯੋ __ਤਾਕਹ _ਬੈਠਿ _ਮਲਾਹ _ਚਲਾਵਹੀ। 

ਹੋਂ ਮਛ ਕਛ ਸੈਗਿ ਹੇਰਿ ਚਲੇ ਤਹ ਆਵਹੀ। ੪। 
ਚਾਲਿਸ ਕੋਸ _ਪੁਮਾਨ ਜਹਾਜ _ਜਬਾਇਯੋ। 

ਮਛ _ਕਛ ਸਭ ਅਧਿਕ ਹਿਰਦੈ ਸੁਖ ਪਾਇਯੋ। 

ਯਾ ਫਲ ਕੌ ਹਮ ਅਬ ਹੀ ਪਕਰਿ ਚਬਾਇ ਹੈ। 
ਹੋ ਬਹੁਰਿ ਆਪੁਨੇ ਧਾਮ ਸਕਲ ਚਲਿ ਜਾਇ ਹੈ। ੫। 
ਮਛ _ਕਛ ਅਰੁ ਜੀਵ ਬਹੁਤ ਮਿਲਿ ਜੋ _ਧਏ। 
ਤਿਨ ਕੇ ਬਲੁ ਸੋ ਅਧਿਕ ਰਤਨ ਆਵਤ ਭਏ। 
ਮੈਨ ਲਤਾ ਤਬ ਦੀਨੀ ਆਗਿ ਬੁਝਾਇ ਕੈ। 

ਹੋਂ ਮਛ ਕਛ ਚਕਿ ਰਹੇ ਅਨਿਕ ਦੁਖ ਪਾਇ ਕੈ। ੬। 


ਤਿਨ ਕੇ ਠਟਕਤ ਬਾਰਿ ਤਹਾ ਤੇ ਚਲਿ ਗਯੋ। 
ਜੀਵਤ ਹੀ ਸਭ ਰਹੇ ਅਧਿਕ _ਦੁਖਿਤ ਭਯੋ। 
ਮਨਿ _ਮਾਨਿਕ ਤਬ _ਲੀਨੇ _ਬਾਲ _ਉਠਾਇ ਕੈ। 
ਹੋ ਜਲ ਜੀਵਨ ਕਹ ਐਸੇ ਚਰਿਤ੍ਰ ਦਿਖਾਇ ਕੈ। _੭। 
ਦੰਹਰਾ 
ਕੋਟ ਦ੍ਰਾਰਿ ਕਰਿ ਮਤਸ ਦ੍ਰਿਗ ਥੈਧ੍ਯੋ ਅਪਨੋ _ਗਾਉ। 
ਤਾ ਦਿਨ ਤੋਂ ਤਾ ਕੌ ਪਰਿਯੋ ਮਛਲੀ ਬੰਦਰ ਨਾਉ। ੮। 
ਖੋਜਿ ਖੋਜਿ ਤਿਹ ਭੂਮਿ ਤੇ ਕਾਢੇ ਰਤਨ _ਅਨੇਕ। 
ਰੰਕ ਸਭੈ ਰਾਜਾ ਭਏ ਰਹਿਯੋ ਨ ਦੁਰਬਲ ਏਕ। ੯। ੧। 


/ਏੱਤਾ ਹੀ ਗਾਂਨਤ ੫ਲ਼ੂਯਾਨੇ /ਤਿਆ ਲਾਰੇ ਅੰਤਾਂ ਭੂਪ ਸੰਲਾਦੇ /ਏਕ ਸੈਂ ਸ਼ਤਹਤਰਵ ਲਾਰੇ ਸ਼ਮਮਤਨਆ 


ਮਤ _ਨਭ# ਮਤ/ _52੭/ ੩੬੬੦੭ %ਫਲਹੰ/ 


ਚਰਿਤ੍ਰ ਪਾਖਿਆਨ 702 


ਸੀ 
ਵਿਚ _ਗੁਣਵਾਨ ਸੀ। ਉਹ ਵੱਡੇ ਸ਼ਾਹ ਦੀ ਪੁੱਤਰੀ ਦਸੀ ਜਾਂਦੀ ਸੀ। ਉਸ 
ਨਾਲ ਦਿੱਤੀ ਜਾਵੇ ?।੧। 
੭%/ਤਲ 


ਮੈਨ ਲਤਾ ਨੇ ਇਕ ਵੱਡਾ ਜਹਾਜ਼ ਮੰਗਵਾਇਆ। ਬਹੁਤ ਦਿਨਾਂ ਲਈ ਉਸ ਵਿਚ 
ਪੀਣ ਦੀ _ਸਾਮਗ੍ਰੀ ਰਖ _ਲਈ। ਸੁਆਮੀ ਦਾ ਘਰ ਛਡ ਕੇ ਆਪ ਉਧਰ ਨੂੰ ਚਲ ਪਈ 
ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ _ਲਈਆਂ।੨। 


ਜਦ ਉਹ ਸਮੁੰਦਰ ਵਿਚ ਗਈ ਤਾਂ ਉਸ ਨੇ ਇੰਜ ਕੀਤਾ। ਤਦ ਸਠ _ਹੌਥ ਲੰਬਾ ਬਾਂਸ 
ਮੰਗਵਾ ਲਿਆ। ਉਸ ਨਾਲ ਇਕ ਵੱਡੀ ਝੰਡੀ ('ਬੈਰਕ”) ਬੰਨ੍ਹ ਦਿੱਤੀ। ਉਸ ਨਾਲ ਬੰਨ੍ਹੇ _ਕਪੜੇ 
ਨੂੰ _ਅਗ ਲਗਾ _ਦਿੱਤੀ।੩। 


ਉਸ ਅੱਗ ਨੂੰ ਵੇਖ ਕੇ ਸਮੁੰਦਰੀ ਜੀਵ _ਬਹੁਤ ਹੈਰਾਨ ਹੋ_ਗਏ। ਮਾਨੋ ਸਮੁੰਦਰ ਵਿਚ 
ਦੂਜਾ ਚੰਦੂਮਾ ਚੜ੍ਹ _ਪਿਆ ਹੋਵੇ। ਜਿਉਂ ਜਿਉਂ ਉਸ ਨੂੰ ਬੈਠ ਕੇ ਮਲਾਹ ਚਲਾਉਂਦਾ ਸੀ_ਤਾਂ 
ਮੌਛ ਕੱਛ ਵੇਖ ਕੇ ਉਸ ਦੇ ਨਾਲ ਚਲਦੇ ਆਉਂਦੇ _ਸਨ।੪। 


ਜਦ ਜਹਾਜ਼ 80 ਕੋਹ ਤਕ ਚਲ ਕੇ ਆ ਗਿਆ ਤਾਂ ਮੱੌਛ ਕੱਛ ਆਦਿ ਸਭ ਨੇ 
ਹਿਰਦੇ ਵਿਚ ਬਹੁਤ ਸੁਖ _ਪਾਇਆ। (ਸੋਚਦੇ ਸਨ) ਇਸ _ਫਲ ਨੂੰ ਅਸੀਂ ਹੁਣੇ ਪਕੜ ਕੇ 
ਚਬਾਵਾਂਗੇ ਅਤੇ _ਫਿਰ ਅਸੀਂ ਸਾਰੇ _ਆਪਣੇ ਘਰਾਂ ਨੂੰ ਚਲੇ _ਜਾਵਾਂਗੇ।੫। 

ਮੱਛ ਕੱਛ ਅਤੇ ਹੋਰ ਜੀਵ ਜੋ _ (ਜਹਾਜ਼ ਦੇ ਨਾਲ) ਮਿਲ ਕੇ ਚਲੇ ਸਨ, ਉਨ੍ਹਾਂ ਦੇ ਬਲ 
ਨਾਲ ਬਹੁਤ ਸਾਰੇ ਰਤਨ ਵੀ (ਉਪਰ ਜਾਂ ਕੰਢੇ ਵਲ) ਆ ਗਏ। ਮੈਨ ਲਤਾ ਨੇ ਤਦ ਔਗ 
ਬੁਝਾ ਦਿੱਤੀ ਅਤੇ ਮੌਛ ਕੱਛ ਹੈਰਾਨ ਹੋਕੇ ਅਨੇਕ ਤਰ੍ਹਾਂ ਦੇ ਦੁਖ ਪਾਣ _ਲਗੇ।੬। 


ਉਨ੍ਹਾਂ ਦੇ ਉਥੇ ਠਠੰਬਰ ਕੇ ਖੜੋ ਜਾਣ ਨਾਲ ਪਾਣੀ ਅਗੇ ਨੂੰ ਵਧ _ਗਿਆ। ਉਹ ਸਭ 
ਜੀਉਂਦੇ ਰਹੇ ਅਤੇ ਬਹੁਤ _ਦੁਖੀ _ਹੋਏ। _ਤਦ _ਮਣੀਆਂ ਅਤੇ _ਰਤਨਾਂ ਨੂੰ ਇਸਤਰੀ ਨੇ ਚੁਕ 
ਲਿਆ। ਇਸ ਤਰ੍ਹਾਂ ਜਲ ਜੀਵਾਂ ਨੂੰ _ਚਰਿਤੁ ਵਿਖਾ ਕੇ (ਇਸਤਰੀ ਨੇ _ਰਤਨ ਪ੍ਰਾਪਤ _ਕਰ 
ਲਏ)।੭। 
ਦੰਹਾਰਾ 

ਉਸ ਨੇ ਆਪਣੀ ਨਗਰੀ ਬਣਵਾ ਕੇ ਕਿਲ੍ਹੇ ਦੇ ਦਰਵਾਜ਼ੇ ਉਤੇ ਮਛੀ ਦੀਆਂ ਅੱਖਾਂ ਬੰਨ੍ਹ 
ਦਿੱਤੀਆਂ (ਅਰਥਾਤ! ਬਣਵਾ ਦਿੱਤੀਆਂ)। ਉਸ ਦਿਨ ਤੋਂ ਉਸ ਦਾ ਨਾਂ “ਮਛਲੀ ਬੰਦਰ” ਪੈ 
ਗਿਆ।੮। ਉਸ ਨੇ ਖੋਜ ਖੋਜ ਕੇ ਭੂਮੀ ਤੋਂ ਅਨੇਕ ਰਤਨ _ਕਢੇ। _ਸਾਰੇ _ਨਿਰਧਨ ਰਾਜੇ _ਬਣ 
ਗਏ ਅਤੇ ਇਕ ਵੀ ਦੁਰਬਲ (ਗ਼ਰੀਬ) ਨ ਰਿਹਾ।੯। 

ਏਥੋਂ 2 ਗਰੇਤੂਰੰਪ/ਆਨ ਦੇ ਤਆ ਗਾਰੇਤ੍ਹ ਦੇ ਮੰਤ ਡੂਪ ਸੰਵਾਦ ਦੇ ੧੭੭ਵ' ਗਰੇੜ੍ਹ ਦੀ ਸਪਤ? 

ਭ _ਲਭਾ ਹੰ/ _5੭੭/ =੪੬੫/ ਜਲਦਾ/ 


੭0੮ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ 
ਏਕ ਸੁਮੇਰ ਦੇਵਿ ਬਬਰ ਨਾਰੀ। ਅਤਿ ਸੁੰਦਰ ਪੁਭੂ _ਆਪੁ _ਸਵਾਰੀ। 
ਜੋਤਿ ਮਤੀ ਦੁਹਿਤਾ ਤਿਹ ਸੋਹੈ। ਦੇਵ ਅਦੇਵਨ ਕੋ ਮਨੁ ਮੋਹੈ। ੧। 


ਕੋਰਿ ਕੁਅਰਿ ਤਿਹ ਸਵਤਿ ਸੁਨਿਜੈ। ਬੈਰ ਭਾਵ ਤਿਨ ਮਾਝ _ਭਨਿਜੈ। 
ਸੋ_ਰਾਨੀ ਕੋਊ ਘਾਤ ਨ ਪਾਵੈ। ਜਿਹ ਛਲ ਸੋ ਤਿਹ ਸੂਰਗ _ਪਠਾਵੈ। ੨। 


ਦੁਹਿਤਾ ਬੋਲਿ ਨਿਕਟ ਤਿਹ _ਲਈ। _ਸਿਛਾ _ਇਹੈ _ਸਿਖਾਵਤ _ਭਈ। 
ਜਰਿਯਾ ਖੇਲਿ ਕੂਕ ਜਬ ਦੀਜੌ। ਨਾਮ ਸਵਤਿ ਹਮਰੀ ਕੌ ਲੀਜੌ। _੩। 


ਬੋਲਿ ਸਵਾਰੀ ਸੁਤਾ ਖਿਲਾਈ। ਕੋਰਿ ਕੁਅਰਿ ਪਰ ਕੂਕ ਦਿਰਾਈ। 
ਰਾਨੀ ਅਧਿਕ ਕੋਪ ਤਬ _ਭਈ। ਚੜਿ _ਝੰਪਾਨ ਮਾਰਨ ਤਿਨ ਗਈ। _੪। 


ਸਵਤਿਨ _ਖਬਰਿ ਐਸ ਸੁਨਿ _ਪਾਈ। _ਚੜਿ ਰਾਨੀ ਹਮਰੇ ਪਰ ਆਈ। 
ਨਿਜੁ ਕਰ ਗ੍ਰਿਹਨ ਆਗਿ ਲੈ _ਦੀਨੀ। ਜਰਿ ਬਰਿ ਬਾਟ ਸੂਰਗ ਕੀ ਲੀਨੀ। _੫। 


ਦੰਹਰਾ 
ਇਹ ਚਰਿਤੁ _ਇਨ _ਰਾਨਿਯਹਿ _ਸਵਤਨਿ _ਦਈ _ਸੰਘਾਰਿ। 
ਰਾਜ ਪਾਟ ਅਪਨੋ _ਕਿਯੋ ਦੁਸਟ ਅਰਿਸਟ ਨਿਵਾਰਿ। ੬। ੧। 
/ਈਤਾ ਗੰ ਯਰੇਤ੍ਹਾ ਪਖ੍ਹਯਾਨੇ /ਤਆ ਲਾਰੜ੍ਹੇ ਅੰਤਾਂ ਡੂਪ' ਨੰਝਾਦੇ /ਟਕਾ ਸੌ ਅਠਤਰਵੇਂ _ਯਾਰੈੜ੍ਹਾ ਸਮਪਤਨਾ 


ਡੇ _ਨਭਮ ਸ੍ਤ/ _97੭੮/ =੨82੭5/ %ਫਲੂੰ/ 


ਚੱਪਲਾਂ 


ਤਬ ਲੌ ਨਾਥ ਤਵਨ ਕੋ ਆਯੋ। ਏਕ _ਦੂਤਿਯਹਿ ਬੋਲਿ ਪਠਾਯੋ। 

ਕੋਊ ਮਿਲਾਇ ਮੋਹਿ ਤ੍ਰਿਯ ਦੀਜੈ। ਜੋ _ਚਾਹੈ ਚਿਤ ਮੈ ਸੋਊ ਲੀਜੈ। ੩। 
ਵਾ ਕੀ ਨਾਰਿ ਦੂਤਿਯਹਿ ਭਾਈ। ਆਨਿ ਸਾਹੁ ਕੋ ਤੁਰਤ _ਮਿਲਾਈ। 
ਸਾਹੁ _ਜਬੈ _ਤਿਨ ਬਾਲ _ਪਛਾਨਿਯੋ। _ਇਹ ਬਚਨ ਤਤਕਾਲ _ਬਖਾਨਿਯੋ। _੪। 


ਕ੍ਯੋ ਨਹਿ ਚਲਿਤ ਧਾਮ ਪਤਿ ਮੋਰੇ। ਬਿਛੁਰੇ ਬਿਤੇ ਬਰਖ ਬਹੁ _ਤੋਰੇ। 
ਅਬ ਹੀ ਹਮਰੇ ਧਾਮ ਸਿਧਾਰੋ। ਸਭ ਹੀ ਸੋਕ ਹਮਾਰੋ_ਟਾਰੋ। ੫। 


ਚਰਿਤ੍ਰ ਪਾਖਿਆਨ 70੯ 


ਚੱਪਾਣ 

ਸੁਮੇਰ ਦੇਵੀ ਨਾਂ ਦੀ ਇਕ ਸੁੰਦਰ ਇਸਤਰੀ ਸੀ। ਉਹ ਬਹੁਤ ਸੁੰਦਰ ਸੀ_ ਜਿਵੇਂ ਪ੍ਰਭੂ ਨੇ 
ਆਪ ਸੰਵਾਰੀ ਹੋਵੇ। ਉਸ ਦੀ ਜੋਤਿ ਮਤੀ ਨਾਂ ਦੀ (ਇਕ) ਪੁੱਤਰੀ ਸ਼ੋਭਦੀ ਸੀ 
ਅਤੇ _ਦਾਨਵਾਂ ਦਾ ਮਨ _ਮੋਹੰਦੀ ਸੀ।੧। 


ਕੋਰਿ ਕੁਅਰਿ ਨਾਂ ਦੀ ਉਸ ਦੀ ਸੌਂਕਣ ਸੁਣੀਂਦੀ ਸੀ। ਉਨ੍ਹਾਂ ਵਿਚ ਬਹੁਤ ਵੈਰ ਭਾਵ 
ਦਸਿਆ ਜਾਂਦਾ _ਸੀ। _ਉਸ ਰਾਣੀ ਨੂੰ ਕੋਈ ਦਾਓ ਨਹੀਂ ਸੀ ਮਿਲ ਰਿਹਾ ਜਿਸ ਛਲ ਨਾਲ 
ਉਸ ਨੂੰ ਸਵਰਗ _ਵਿਚ ਭੇਜ _ਸਕੇ।੨। 

ਉਸ ਨੇ ਆਪਣੀ ਪੁੱਤਰੀ ਨੂੰ ਕੋਲ ਬੁਲਾ _ਲਿਆ। ਉਸ ਇਹ 


ਸੌਂਕਣ ਦਾ ਨਾਂ ਲਈਂ।੩। 
ਪੁੰਤਰੀ ਨੂੰ ਸਵੇਰੇ ਬੁਲਾ ਕੇ ਖਿਡਾਇਆ _(ਅਰਸਾਂਤਰ ਭੂਤ _ਕਢਣ ਵਾਲੇ ਨੂੰ ਬੁਲਾ ਕੇ 
ਪੁੰਤਰੀ ਨੂੰ _ਖਿਭਾਇਆ) ਅਤੇ _ਕੋਰਿ _ਕੁਅਰਿ ਉਤੇ ਕੂਕ ਦਿਵਾ ਦਿੱਤੀ। _ਤਦ ਰਾਣੀ ਬਹੁਤ 


ਰੋਹ ਵਿਚ ਆ ਗਈ ਅਤੇ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਸਨੂੰ ਮਾਰਨ ਲਈ _ਗਈ।੪। 
ਜਦੋਂ _ਸੌਂਕਣ ਨੂੰ ਪਤਾ ਲਗਿਆ ਕਿ ਰਾਣੀ ਮੇਰੇ ਉਪਰ ਚੜ੍ਹ ਕੇ ਆ ਗਈ ਹੈ। ਉਸ 
ਨੇ ਆਪਣੇ ਹੱਥ ਨਾਲ _ਘਰ ਨੂੰ ਅੱਗ ਲਾ ਦਿੱਤੀ ਅਤੇ ਸੜ ਬਲ ਕੇ ਸਵਰਗ _ਦਾ ਰਸਤਾ 
ਪਕੜਿਆ।੫। 
ਦੰਹਰਾ 
ਇਸ ਰਾਣੀ ਨੇ ਇਹ ਚਰਿਤੂ ਖੇਡ ਕੇ ਸੌਂਕਣ ਨੂੰ ਮਾਰ ਦਿੱਤਾ। ਉਸ ਨੇ _ਰਾਜ-ਪਾਟ 
ਆਪਣਾ _ਕਰ ਲਿਆ ਅਤੇ ਦੁਸ਼ਟ _ਤੇ _ਵਿਘਨ-ਬਾਧਾ ਨੂੰ ਖ਼ਤਮ _ਕਰ _ਦਿੱਤਾ।੬। 
/ਏਥੋਂ ਨੰ ਗਾਰਤੁੱਪ/ਮਆਨ ਦੇ ਤੁੰਆ ਗਾਰਤ ਦੇ ਆਂ ਭੂਪ ਸੰਵਾਦ ਦੇ 9੭੮ਵੇ' ਲਾਰਤ੍ਹ ਟੀ ਸਮਾਪਤੀ 
ਅਭ ਲਭ ਹ/ _5੭੮/ =੨੬੭5/ ਜ਼ਲਦਾ/ 


ਚੱਪਲਾਂ 

ਪੱਛਮ ਵਿਚ _ਇਕ ਸ਼ਾਹ _ਦੀ ਪਤਨੀ ਰਹਿੰਦੀ ਸੀ। _ਉਸ ਨੂੰ ਜਗਤ ਵਾਲੇ _ਕਾਮਵਤੀ 
ਕਹਿੰਦੇ ਸਨ। _ਉਸ ਦਾ ਪਤੀ ਪਰਦੇਸ ਚਲਿਆ _ਗਿਆ। (ਕਈ) ਵਰ੍ਹੇ ਬੀਤ _ਗਏ, _ਪਰ 
(ਉਹ) ਘਰ ਵਲ ਨ ਆਇਆ।੧। 

ਉਸ ਇਸਤਰੀ ਨੇ _ਪਤੀ ਦੀ ਖ਼ਬਰ _ਸਾਰ _ਛਡ ਦਿੱਤੀ ਅਤੇ _ਵੇਸਵਾਵਾਂ ('ਸਾਮਾਨਨਿ”) 
ਦੀ ਚਾਲ ਫੜ _ਲਈ। _ਉਹ ਉੱਚੇ ਨੀਵੇਂ ਸਥਾਨ ਦਾ ਵਿਚਾਰ ਕੀਤੇ ਬਿਨਾ ਜਿਸ ਨਾਲ ਚਾਹੁੰਦੀ, 
ਉਸ ਨਾਲ ਵਿਲਾਸ _ਕਰਦੀ।੨। 

ਤਦ ਤਕ ਉਸ ਦਾ ਪਤੀ ਆ ਗਿਆ। ਉਸ ਨੇ ਇਕ ਦੂਤੀ ਨੂੰ ਬੁਲਾ ਲਿਆ। (ਉਸ 


ਨੂੰ ਕਿਹਾ--) ਕੋਈ ਮੈਨੂੰ ਇਸਤਰੀ ਮਿਲਾ ਦੇਏ ਅਤੇ ਚਿਤ ਵਿਚ ਜੋ ਚਾਹੇ, ਉਹੀ ਲੈ ਲਏ।੩। 
ਉਸ ਦੀ ਪਤਨੀ ਦੂਤੀ ਨੂੰ ਚੰਗੀ ਲਗੀ। ਉਸ ਨੂੰ ਤੁਰਤ ਸ਼ਾਹ ਨਾਲ ਆਣ ਮਿਲਾਇਆ। 


ਜਦ ਉਸ ਇਸਤਰੀ ਨੇ ਸ਼ਾਹ ਨੂੰ ਪਛਾਣ ਲਿਆ ਤਾਂ ਤੁਰਤ ਇਹ ਬਚਨ _ਕਿਹਾ--।੪। 


ਹੇ ਮੇਰੇ ਪਤੀ! ਤੁਸੀਂ ਘਰ ਕਿਉਂ ਨਹੀਂ ਚਲਦੇ। ਤੁਹਾਡੇ ਨਾਲੋਂ ਵਿਛੜਿਆਂ ਬਹੁਤ ਵਰ੍ਹੇ 
ਬੀਤ _ਗਏ _ਹਨ। ਹੁਣੇ ਹੀ ਮੇਰੇ ਘਰ ਚਲੋ ਅਤੇ ਮੇਰੇ ਸਾਰੇ ਦੁਖ ਦੂਰ _ਕਰ _ਦਿਓ।੫। 


2੧0 


ਸੀ _ਦਸਮ-ਗ੍ਰੰਥ ਸਾਹਿਬ 


ਜਬ _ਅਬਲਾ ਯੋ ਬਚਨ _ਉਚਾਰਿਯੋ। ਮੂਰਖ ਸਾਹੁ ਕਛੂ ਨ ਬਿਚਾਰਿਯੋ 
ਭੇਦ ਅਭੇਦ ਕੀ ਬਾਤ ਨ _ਪਾਈ। ਨਿਜੁ ਪਤਿ ਕੋ ਲੈ ਧਾਮ ਸਿਧਾਈ। ੬। 
ਦੰਹਰਾ 
ਕਾਜ ਕਵਨ ਆਈ ਹੁਤੀ ਕਹ ਚਰਿਤਰ ਇਨ ਕੀਨ 
ਭੇਦ ਅਭੇਦ ਕਛੁ ਨ _ਲਖਿਯੋ _ਚਲਿ ਘਰ ਗਯੋ _ਮਤਿਹੀਨ। _੭। ੧। 


/ਏੱਤਾ ਹੀ ਗਾਰ ਪਖ੍ਹਯਾਨੇ /ਆ ਲਾਠੇੜ੍ਹੇ ਆਹਾ ਭੂਆ ਨੰਭਾਏੇ /ਏਕਾ ਸੋਂ ਇਨਾਨੰਵੇ ਗਨ ਸਮਾਪਤਮ 


ਮਤ ਸ਼ੜ/ ਡਤ/ _5੭੯/ =੨8੭੮/ %ਫਲੂੰ/ 


ਚੱਪਣਾ 
ਨੈਨੋਤਮਾ ਨਾਰਿ ਇਕ _ਸੁਨੀ। ਬੇਦ ਪੁਰਾਨ ਸਾਸਤ _ਬਹੁ _ਗੁਨੀ। 
ਜਾਨ੍ਯੋ ਜਬ ਪ੍ਰੀਤਮ _ਢਿਗ _ਆਯੋ। _ਭੇਦ ਸਹਿਤ _ਤ੍ਰਿਯ _ਬਚਨ _ਸੁਨਾਯੋ। _੧। 


ਸ਼ਵੰਯਾ 
ਪਿਯ _ਕਿਯੋ ਪਰਦੇਸ ਪਯਾਨ ਗਏ _ਕਤਹੂੰ ਉਠਿ _ਬੰਧਵ ਦੋਊ 
ਹੋ _ਬਿਲਲਾਤ ਅਨਾਥ ਭਈ _ਇਤ ਅੰਤਰ ਕੀ ਗਤਿ ਜਾਨਤ ਸੋਊ 
ਪੁਤ ਰਹੇ ਸਿਸ ਮਾਤ ਪਿਤ ਕਬਹੂੰ ਨਹਿ ਆਵਤ ਹ੍ਯਾ ਘਰ ਖੋਊ 
ਬੈਦ ਉਪਾਇ ਕਰੋਂ _ਹਮਰੋ ਕਛੁ ਆਂਧਰੀ ਸਾਸੁ ਨਿਵਾਸ ਨ ਕੋਊ। ੨। 


ਭੇਸ ਮਲੀਨ ਰਹੌ_ਤਬ ਤੈ ਸਿਰ ਕੇਸ ਜਟਾਨ ਕੇ ਜੂਟ ਭਏ ਹੈ 
ਬ੍ਯੋਗਨਿ ਸੀ _ਬਿਰਹੋ ਘਰ ਹੀ ਘਰ ਹਾਰ ਸਿੰਗਾਰ ਬ਼ਿਸਾਰ ਦਏ ਹੈ। 
ਪ੍ਰਾਚੀ ਦਿਸਾ ਪ੍ਰਗਟਿਯੋ ਸਸਿ ਦਾਰੁਨ ਸੂਰਜ ਪਸਚਮ _ਅਸ੍ਤ ਭਏ ਹੈ। 
ਬੈਦ ਉਪਾਇ ਕਰੋ ਕਛੁ ਆਇ ਮਮੇਸ ਕਹੂੰ ਪਰਦੇਸ ਗਏ ਹੈ। ੩। 


ਪ੍ਰਾਸ ਸੋ ਪ੍ਰਾਤ ਪਟਾ ਸੇ ਪਟੰਬਰ ਪਿਯਰੀ ਪਰੀ ਪਰਸੇ_ਪ੍ਤਿਪਾਰੇ। 
ਪਾਸ ਸੀ. ਪ੍ਰੀਤ ਕੁਪ੍ਯੋਗ ਸੀ ਪ੍ਰਾਕ੍ਰਿਤ ਪ੍ਰੇਤ ਸੇ ਪਾਨਿ _ਪਰੋਸਨਿਹਾਰੇ। 
ਪਾਸ _ਪਰੋਸਨ _ਪਾਰਧ ਸੀ ਪਕਵਾਨ ਪਿਸਾਚ ਸੋ _ਪੀਰ ਸੇ ਪ੍ਯਾਰੇ। 
ਪਾਪ ਸੌ_ਪੌਨ ਪੁਵੇਸ ਕਰੈ ਜਬ ਤੇ ਗਏ ਪੀਯ ਪ੍ਰਦੇਸ ਪਿਯਾਰੇ। ੪। 


ਪ੍ਰੀਤਮ ਪੀਯ _ਚਲੇ ਪਰਦੇਸ ਪ੍ਰਿਯਾ ਪ੍ਰਤਿ ਮੰਤ੍ਰ ਰਹੀ ਜਕਿ ਕੈ 

ਪਲਕੈ ਨ ਲਗੈ _ਪਲਕਾ ਪੈ ਪਰੈ ਪਛੁਤਾਤ ਉਤੈ ਪਤਿ ਕੌ ਤਕਿ ਕੈ। 
ਪ੍ਰਤਿ ਪ੍ਰਾਤ _ਪਖਾਰਿ _ਸਭੈ ਤਨੁ ਪਾਕ _ਪਕਾਵਨ ਕਾਜ _ਚਲੀ ਥਕਿ _ਕੈ। 
ਪਤਿ ਪ੍ਰੈਮ ਪ੍ਰਵੇਸ ਕਿਯੋ ਤਨ ਮੈ ਬਿਨੁ ਪਾਵਕ ਪਾਕ ਗਯੋ _ਪਕਿ ਕੈ। ੫। 


ਚਰਿਤ੍ਰ ਪਾਖਿਆਨ ੭੧੧ 


ਜਦ ਇਸਤਰੀ ਨੇ ਇਸ ਤਰ੍ਹਾਂ ਬਚਨ ਕਿਹਾ (ਤਦ) ਮੂਰਖ ਸ਼ਾਹ ਨੇ ਕੁਝ ਨ ਸੋਚਿਆ। 
ਭੇਦ ਅਭੇਦ ਦੀ _ਗੌਲ ਨ ਸਮਝੀ ਅਤੇ ਉਹ ਆਪਣੇ ਪਤੀ ਨੂੰ ਲੈ ਕੇ ਘਰ ਵਲ ਚਲੀ 
ਆਈ।੬। 


ਦੰਹਾਰਾ 
ਉਹ ਕਿਹੜੇ ਕੰਮ ਲਈ ਆਈ ਸੀ ਅਤੇ ਉਸ ਨੇ ਕੀ ਚਰਿਤ੍ਰ ਕਕੀਤਾ। ਉਸ _ਮਤਹੀਨ 
ਨੇ ਕੋਈ ਭੇਦ ਅਭੇਦ ਨਹੀਂ ਪਾਇਆ ਅਤੇ _ਘਰ ਨੂੰ ਚਲਾ _ਗਿਆ।੭। 


/ਏਥੋਂ ਨੰ ਲਾਰਤੁੱਪ/ਮਆਨ ਦੇ ਤੁੰਆ ਗਾਠਤ ਦੇ ਮਹਾਂ ਭੂਪ ਸੰਵਾਦ ਦੇ 9੭੯ਵੇ' ਲਾੰਰਤ੍ਹ ਦੀ ਸ਼ਮਪਤੀ 
ਭਾ ਤਭ _ਹੈ/ _5੭੯/ ੨੬੭੮/ ਜਲਦਾ/ 


ਜੱਪਣਾ 

ਇਕ ਨੈਨੋਤਮਾ ਨਾਂ ਦੀ ਇਸਤਰੀ ਸੁਣੀ ਸੀ ਜੋ ਵੇਦ, ਸ਼ਾਸਤ੍ ਅਤੇ ਪੁਰਾਣ ਦੀ ਗੁਣਵਾਨ 
ਸੀ। ਜਦ ਉਸ ਨੇ ਜਾਣਿਆ ਕਿ ਪ੍ਰੀਤਮ ਕੋਲ ਆ ਗਿਆ ਹੈ (ਤਦ ਉਸ) ਇਸਤਰੀ ਨੇ ਭੇਦ 
ਯੁਕਤ ਢੰਗ ਨਾਲ ਬੋਲ ਸੁਣਾਏ।੧। 
ਹਾਵੀ” 

ਮੇਰਾ ਪ੍ਰੀਤਮ ਪਰਦੇਸ ਚਲਾ ਗਿਆ ਹੈ ਅਤੇ (ਉਸ ਦੇ) ਦੋਵੇਂ ਭਰਾ ਕਿਤੇ ਉਠ ਗਏ 
ਹਨ। ਮੈਂ ਅਨਾਥ ਹੋ ਕੇ ਵਿਰਲਾਪ ਕਰ _ਰਹੀ _ਹਾਂ। ਮੇਰੇ ਅੰਦਰ ਦੀ ਹਾਲਤ ਉਹੀ ਜਾਣਦਾ 
ਹੈ। ਪੁੱਤਰ ਅਜੇ ਬੋਚੇ ਹਨ ਅਤੇ ਮਾਤਾ ਪਿਤਾ ਕੋਲ ਰਹਿੰਦੇ ਹਨ। ਇਥੇ ਘਰ ਵਿਚ ਕੋਈ ਨਹੀਂ 
ਆਉਂਦਾ ਅਤੇ ਘਰ ਖਾਣ ਨੂੰ ਪੈਂਦਾ ਹੈ। ਹੇ (ਪ੍ਰੀਤਮ ਰੂਪੀ) ਵੈਦ! ਮੇਰਾ ਕੁਝ _ਉਪਾ (ਇਲਾਜ) 
ਕਰੋ, ਮੇਰੀ ਸੱਸ ਅੰਨ੍ਹੀ ਹੈ ਅਤੇ ਘਰ ਵਿਚ ਹੋਰ ਕੋਈ ਨਹੀਂ _ਹੈ।੨। 

ਮੇਰੇ ਬਸਤੁ ਉਦੋਂ ਤੋ ਮੈਲੇ ਹੀ ਰਹਿੰਦੇ ਹਨ ਅਤੇ ਸਿਰ ਦੇ ਕੇਸ ਜਟਾਵਾਂ ਦੇ ਜੁਟ ਬਣ 
ਗਏ ਹਨ। ਮੈਂ ਬਿਰਹੋਂ ਕਰ ਕੇ ਵਿਯੋਗਣ ਬਣੀ ਘਰ ਵਿਚ ਰਹਿੰਦੀ ਹਾਂ ਅਤੇ ਹਾਰ ਸ਼ਿੰਗਾਰ 
ਭੁਲਾ ਦਿੱਤੇ ਹਨ। ਸੂਰਜ ਪੱਛਮ ਵਿਚ ਛੁਪ ਗਿਆ ਹੈ ਅਤੇ ਪੂਰਬ ਦਿਸ਼ਾ ਵਿਚ ਦੁਖਦਾਇਕ 
ਚੰਦ੍ਰਮਾ ਚੜ੍ਹ _ਪਿਆ ਹੈ। ਹੇ ਵੈਦ! ਮੇਰਾ ਆ ਕੇ ਕੁਝ ਉਪਚਾਰ ਕਰੋ। ਮੇਰਾ ਸੁਆਮੀ ਪਰਦੇਸ 
ਗਿਆ ਹੋਇਆ ਹੈ।੩। 

ਸਵੇਰ (ਮੈਨੂੰ) ਨੇਜ਼ੇ ਵਾਂਗ, ਰੇਸ਼ਮੀ ਬਸਤੁ _ਤਲਵਾਰ _('ਪਟਾ”) ਵਾਂਗ _ਹਨ ਅਤੇ _ਪਾਲਣ 


ਹਨ। _ਪਾਸ _ਦੀਆਂ _ਪੜੋਸਣਾਂ ਮੈਨੂੰ ਸ਼ਿਕਾਰੀ ਵਰਗੀਆਂ _ਅਤੇ ਪਕਵਾਨ _ਪਿਸ਼ਾਚਾਂ ਵਰਗੇ ਅਤੇ 
ਸਾਰੇ _ਪ੍ਰਿਯ-ਜਨ ਪੀੜ _ਦੇ ਸਮਾਨ _ਹਨ। ਜਿਸ ਦਿਨ ਦੇ ਪਿਆਰੇ ਪ੍ਰੀਤਮ ਪਰਦੇਸ _ਗਏ _ਹਨ 
ਤਦ ਤੋਂ ਪੌਣ ਵੀ ਪ੍ਰਵੇਸ਼ ਕਰਦੀ ਪਾਪ _ਵਰਗੀ _(ਦੁਖਦਾਇਕ) _ਲਗਦੀ _ਹੈ।੪। 

ਮੇਰਾ ਪ੍ਰੀਤਮ _ਪਰਦੇਸ ਚਲਾ ਗਿਆ ਹੈ (ਉਸ ਨੂੰ ਪ੍ਰਾਪਤ ਕਰਨ _ਲਈ ਮੈਂ) _ਸੈਗਦੀ 
ਹੋਈ ਬਹੁਤ ਮੰਤੁ _ਕਰਦੀ ਰਹਿੰਦੀ ਹਾਂ। ਮੌਜੀ ਉਤੇ ਪਿਆਂ ਪਲਕਾਂ ਨਹੀਂ ਲਗਦੀਆਂ, ਉਧਰ 


2੧੨ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਜਬ _ਇਹ ਭਾਤਿ ਜਾਰਿ ਸੁਨ ਪਾਯੋ। ਇਹੈ ਹਿਰਦੈ ਭੀਤਰ ਠਹਰਾਯੋ। 
ਮੋਹਿ ਬੁਲਾਵਤ ਹੈ _ਬਡਭਾਗੀ। _ਯਾ__ਕੀ _ਲਗਨਿ ਮੋਹਿ ਪਰ _ਲਾਗੀ। ੬। 


ਤਾ ਕੇ ਪਾਸ ਤੁਰਤ ਚਲਿ ਗਯੋ। ਬਹੁ ਬਿਧਿ ਭੋਗ ਕਮਾਵਤ ਭਯੋ। 
ਕੇਲ ਕਮਾਇ ਪਲਟਿ ਗ੍ਰਿਹ ਆਯੋ। ਤਾ ਕੋ ਭੇਦ ਨ ਕਾਹੂ ਪਾਯੋ। _੭। ੧। 


/ਏੱਤਾ ਨੰ ਰੇਤ ਖੂਯਨੇ /5ਆ ਲਾਠੇਤ੍ਹੇ ਮੰਤ ਡੂਪ ਨੰਬਾਦੇ /ਏਕਾ ਐਂ ਅਨੀਵੇਂ ਲਾਰੇ ਸਆਮਤਮ 
ਗਤ ਸਭਨ ਨ੍ਤ/ _5੮6/ ੨੪੮੫੭ #ਫਲੀ/ 


ਦੰਹਰਾ 


ਨਿਸਿਸ ਪੂਭਾ ਰਾਨੀ ਰਹੈ ਤਾ ਕੌ ਰੂਪ ਅਪਾਰ। 
ਸੂਰਗ ਸਿੰਘ ਸੁੰਦਰ ਭਏ ਤਾ ਕੀ ਰਹੈ ਜੁਹਾਰ। ੧। 


੭/#ਤਲ 


ਰਾਨੀ ਤਾ ਕੇ ਸਦਨ ਮਦਨ ਜੁਤ ਆਵਈ। 
ਕਾਮ ਕਲੋਲ ਅਮੋਲ ਸੁ ਬੋਲ _ਕਮਾਵਈ। 
ਤਾ ਸੋ ਭੇਵ ਨ ਕੋਊ ਸਕੇ ਪਛਾਨਿ ਕੈ। 

ਕੇ ਤੀਰ ਬਖਾਨੈ ਆਨਿ ਕੈ। ੨। 


ਹੋ ਅਸ ਤੀਖਨ ਗਹਿ ਪਾਨ ਜਾਤ ਤਿਤ ਕੋ ਭਯੋ। ੩। 


ਮੁਖ ਬੋਲੋ 
ਹੋ _ਕਹੌ ਕਹਾ ਘਟ ਤੀਯਾ ਮੈ ਤੁਮਰੀ ਭਈ। ੪। 
ਧਰਮ ਭ੍ਰਾਤ ਜਾ ਕੌ ਕਹਿ ਜੁ ਤ੍ਰਿਯ ਬਖਾਨਿ ਹੈ। 


ਤਾ ਸੋ ਕਾਮ ਕਲੋਲ ਨ ਕਬਹੂੰ ਠਾਨਿ ਹੈ। 
ਕਹੀ ਸਵਤਿ ਕੀ ਸਵਤਿ ਨ ਊਪਰ _ਮਾਨਿਯੈ। 


ਹੋ ਇਨ ਮਹਿ ਰਹਤ _ਸਿਪਰਧਾ _ਹਿਯੇ _ਪਛਾਨਿਯੈ। _੫। 


ਕੇਲ ਕਰਤ ਜਿਹ _ਗਹੋ ਸੁ ਜਾਰ _ਉਚਾਰਿਯੈ। 
ਸਾਂਧਿ ਖਨਤ ਗਹਿ ਚੋਰ ਚੋਰ ਕਰਿ _ਮਾਰਿਯੈ। 
ਬਿਨੁ _ਨੈਨਨ ਕੇ _ਲਹੇ ਕੋਪ ਨਹਿ _ਠਾਨਿਯੈ। 
ਹੋ ਅਰਿ ਕੀ ਅਰਿ ਪਰ ਕਹੀ ਨ ਉਰ ਮੋ ਆਨਿਯੈ। ੬। 


ਚਰਿਤ੍ਰ ਪਾਖਿਆਨ ੭੧੩ 


ਜੱਪਣਾ 

ਜਦ ਯਾਰ ਨੇ ਇਸ ਤਰ੍ਹਾਂ ਸੁਣਿਆ ਤਾਂ ਹਿਰਦੇ ਵਿਚ ਇਹੀ ਨਿਸਚਿਤ ਕੀਤਾ ਕਿ ਮੈਨੂੰ 
ਵਡਭਾਗਣ _ਬੁਲਾਉਂਦੀ ਹੈ। ਉਸ ਦੀ ਲਗਨ ਮੇਰੇ ਨਾਲ _ਲਗੀ ਹੋਈ _ਹੈ।੬। 

(ਉਹ) _ਉਸ ਪਾਸ ਤੁਰਤ ਚਲਾ _ਗਿਆ। _ਉਸ _ਨਾਲ ਬਹੁਤ ਤਰ੍ਹਾਂ ਦੀ _ਕਾਮ-ਕ੍ਰੀੜਾ 
ਕੀਤੀ। _ਕਾਮ-ਕੇਲ _ਕਰ _ਕੇ ਘਰ ਨੂੰ ਪਰਤ ਆਇਆ। ਇਸ ਗੱਲ ਦਾ ਭੇਦ ਕੋਈ ਵੀ 
ਨ __ ਸਮਝ _ ਸਕਿਆ।੭। 

/ਏਥੋਂ ਨੰ ਲਾਰੇਤੂੱਪ/ਮਆਨ ਦੇ ਤਆ ਲਾਰਤੂ ਦੇ #ੰਹੀੰ ਭੂਖ ਸੰਵਾਦ ਦੇ 5੮6ਵੈ' ਲਾੰਠਤ੍ਹ ਟੀ ਸਮਪਤੀ 

ਅਭ ਲਭ ਹ/ _5੮0/ ੩੬੮੫/ ਚਲਦਾ/ 
ਦੰਹਾਰਾ 

ਨਿਸਿਸ ਪ੍ਰਭਾ ਨਾਂ ਦੀ ਇਕ _ਰਾਣੀ ਰਹਿੰਦੀ ਸੀ, ਉਸ ਦਾ ਰੂਪ ਬਹੁਤ ਸੁੰਦਰ _ਸੀ। 
ਸੂਰਗ ਸਿੰਘ ਨਾਂ ਦੇ ਸੁੰਦਰ ਵਿਅਕਤੀ _ਨਾਲ _ਉਸ _ਦੀ _ਸਾਹਿਬ-ਸਲਾਮ _ਸੀ।੧। 


੭/#ਤਲ 


ਰਾਣੀ ਉਸ ਦੇ ਘਰ ਕਾਮ ਭਾਵਨਾ ਨਾਲ ਆਉਂਦੀ ਸੀ ਅਤੇ ਕਹਿ ਕੇ ਬਹੁਤ ਚੰਗੀ 
ਤਰ੍ਹਾਂ ਨਾਲ _ਕਾਮ ਕਲੋਲ ਕਰਦੀ ਸੀ। ਉਸ ਦਾ ਭੇਦ ਕੋਈ ਵੀ ਪਛਾਣਦਾ ਨਹੀਂ ਸੀ ਤਾਂ ਜੋ 
ਆਪਣੇ ਰਾਜੇ ਕੋਲ ਆ ਕੇ ਦਸੇ।੨। 


ਉਸ ਦੀ ਇਕ ਸੌਂਕਣ ਸੀ, ਉਸ ਨੇ ਭੇਦ ਪਾ ਲਿਆ। (ਉਸ ਨੇ) ਤੁਰਤ ਆਪਣੇ ਰਾਜੇ 
ਨੂੰ ਜਾ ਦਸਿਆ। ਰਾਜਾ ਇਹ ਗੱਲ ਸੁਣ ਕੇ ਬਹੁਤ ਕ੍ਰੋਧਿਤ ਹੋਇਆ ਅਤੇ ਹੱਥ ਵਿਚ ਤਿਖੀ 


ਤਲਵਾਰ ਪਕੜ _ਕੇ _ਉਧਰ _ਵਲ ਚਲ _ਪਿਆ।੩। 


ਰਾਣੀ ਵੀ ਇਹ ਗੱਲ ਸੁਣ ਕੇ ਰਾਜੇ ਨੂੰ ਅਗੋਂ`_ਹੋ ਕੇ ਮਿਲੀ। ਅਤੇ ਹਸ ਹਸ ਕੇ ਪਤੀ 
ਨੂੰ ਇਸ ਤਰ੍ਹਾਂ ਉੱਤਰ ਦਿੱਤੇ। (ਕੀ ਹੋਇਆ) ਜੇ ਮੈਂ ਮੂੰਹ ਬੋਲੇ ਭਰਾ ਦੇ ਘਰ ਚਲੀ ਗਈ ਤਾਂ 
ਦਸੋ ਕਿ ਕੀ ਮੈਂ ਤੁਹਾਡੀ ਇਸਤਰੀ ਘਟ ਹੋ ਗਈ ਹਾਂ।੪। 


ਜਿਸ ਨੂੰ ਇਸਤਰੀ ਧਰਮ ਦਾ ਭਰਾ ਕਹਿ ਕੇ ਦਸਦੀ ਹੈ ਉਸ ਨਾਲ ਕਦੇ ਵੀ _ਕਾਮ- 
ਕਲੋਲ ਨਹੀਂ _ਕਰਦੀ। ਸੌਂਕਣ ਦੀ ਕਹੀ ਹੋਈ ਗੌਲ ਸੌਂਕਣ ਦੇ ਉਪਰ ਨਹੀਂ ਮੌਨੀਦੀ। ਇਨ੍ਹਾਂ 
ਵਿਚ ਈਰਖਾ ਰਹਿੰਦੀ ਹੈ। (ਇਸ ਨੂੰ ਚੰਗੀ ਤਰ੍ਹਾਂ) ਹਿਰਦੇ ਵਿਚ ਪਛਾਣ _ਲਵੋ।੫। 

ਜਿਸ ਨੂੰ ਕਾਮ-ਕ੍ਰੀੜਾ ਕਰਦਿਆਂ ਪਕੜੋ ਤਾਂ ਉਸ ਨੂੰ ਯਾਰ ਕਿਹਾ ਜਾਂਦਾ ਹੈ। ਜੇ ਚੋਰ 
ਨੂੰ ਸੰਨ੍ਹ ਲਗਾਉਂਦੇ ਵੇਖੋ ਤਾਂ ਉਸ ਨੂੰ ਚੋਰ ਕਰ ਕੇ ਮਾਰਨਾ ਚਾਹੀਦਾ ਹੈ। _ਬਿਨਾ ਔਖੀਆਂ 
ਨਾਲ _ਵੇਖਿਆਂ ਗੁੱਸਾ _ਨਹੀਂ ਕਰਨਾ _ਚ਼ਾਹੀਦਾ। ਵੈਰੀ ਦੀ ਵੈਰੀ ਉਤੇ ਕਹੀ _ਗੌਲ ਨੂੰ ਹਿਰਦੇ 


੭੧੪ 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਾਣ 
ਯਾ ਮੈ ਕਹੋ ਕਹਾ ਹ੍ਹੈ ਗਈ। ਮੁਖ ਬੋਲੈ ਭਈਆ ਕੇ ਗਈ। 
ਤੋਰ ਸਵਿਤ ਮੈ ਕਛੁ ਨ ਬਿਗਾਰਿਯੋ। ਕ੍ਯੋ_ ਨ੍ਰਿਪ ਸੋ_ਤੈ ਝੂਠ ਉਚਾਰਿਯੋ। ੭। 


੭%#ਤਾਲ 
ਕਹਾ ਭਯੋ ਜੌ ਰਾਵ ਕ੍ਰਿਪਾ ਕਰਿ ਆਇਯੋ। 
ਮੈ ਨ ਸੇਜ ਤੁਮਰੀ ਤੇ ਪਕਰਿ _ਮੰਗਾਇਲਯੋ। 
ਇਤੋਂ ਕੋਪ ਸੁਨਿ ਸਵਤਿ ਨ ਚਿਤ ਮੋ ਧਾਰਿਯੈ। 
ਹੋ _ਬੈਰ ਕੈਸੋਈ ਹੋਇ ਨ ਬ੍ਰਿਥਾ ਉਚਾਰਿਯੈ। ੮। 


ਚੱਪਾਣ? 
ਮੂਰਖ ਰਾਵ ਭੇਦ ਕਾ _ਜਾਨੈ। ਰਿਪੁ ਕੀ ਕਹੀ ਰਿਪੁ ਕਰਿ ਮਾਨੈ। 
ਸਾਚ ਰਾਵ ਕੇ ਮੁਖ ਪਰ _ਕਹਿਯੋ। ਮੂਰਖ ਨਾਹ ਨਾਹਿ ਕਛੁ _ਲਹਿਯੋ। ੯। 


ਕਹ ਭਯੋ ਮੈ ਇਹ ਸਾਥ ਬਿਹਾਰਿਯੋ। ਤੇਰੋ ਕਛੂ ਨ ਕਾਜ ਬਿਗਾਰਿਯੋ। 
ਕੈ _ਤਹਕੀਕ ਤ੍ਰਿਯਾ ਸਿਰ ਕੀਜੈ। _ਨਾਤਰ _ਮੀਚ_ਮੂੰਡ ਪਰ _ਲੀਜੈ। _੧0। 


ਸੁਨੁ ਰਾਜਾ ਇਹ ਕਛੂ ਨ ਕਹਿਯੈ। ਸਾਚ ਝੂਠ ਮੇਰੋ ਹੀ ਲਹਿਯੈ। 
ਲਹਿ ਸਾਚੀ ਮੁਹਿ ਸਾਥ _ਬਿਹਾਰਿਯੋ। ਝੂਠੀ ਜਾਨਿ ਚੋਰ _ਕਰਿ _ਮਾਰਿਯੋ। _੧੧। 


ਤਬ _ਰਾਜੈ ਇਹ _ਭਾਤਿ _ਬਖਾਨੀ। _ਰਾਨੀ_ਤੂ ਸਾਚੀ ਮੈ _ਜਾਨੀ। 
ਤੋ ਪਰ ਝੂਠ ਸਵਤਿ ਇਨ ਕਹਿਯੋ। ਸੋ_ਮੈ ਆਜੁ ਸਾਚੁ ਕਰਿ ਲਹਿਯੋ। ੧੨। 


ਦੰਹਰਾ” 
ਸੁਨਿ _ਰਾਨੀ _ਸ੍ਯਾਨੀ ਬਚਨ _ਸੀਸ ਰਹੀ _ਨਿਹੁਰਾਇ। 
ਸੁਘਰ ਹੋਇ ਸੋ ਜਾਨਈ ਜੜ ਕੋ ਕਹਾ ਉਪਾਇ। _੧੩। 


੭%/ੜਲ਼ 
ਜੋ ਚਤਰੋ ਨਰ ਹੋਇ ਸੁ ਭੇਵ ਪਛਾਨਈ। 
ਮੂਰਖ ਭੇਦ ਅਭੇਦ _ਕਹਾ _ਜਿਯ _ਜਾਨਈ। 
ਤਾ ਤੈ ਹੌਹੂੰ ਕਛੂ ਚਰਿਤ੍ਰ ਬਨਾਇ ਹੋ। 
ਹੋ ਯਾ ਰਾਨੀ ਕੇ ਸਹਿਤ ਨ੍ਰਿਪਹਿ ਕੋ ਘਾਇ ਹੋ। ੧੪। 
ਚੱਘਣ?/ 
ਮੂਰਖ ਕਛੂ ਭੇਦ ਨਹਿ _ਪਾਯੋ। ਸਾਚੀ ਕੋ ਝੂਠੀ ਠਹਰਾਯੋ। 
ਝੂਠੀ ਕੋ ਸਾਚੀ ਕਰਿ ਮਾਨ੍ਯੋ। ਭੇਦ ਅਭੇਦ ਕਛੂ ਨਹਿ _ਜਾਨ੍ਯੋ। _੧੫। ੧। 


/ਏੱਤਾ ਨਾ ਗੰਹੇਤ੍ਹ ਖਲੂਯਾਨੇ ,ਊਆ ਗਾਰੜ੍ਹੇ ਮੰਨੀ ਭੂ ਨੰਕਾਏੇ /ਏਕ ਸੌਂ /ਏਕਾਲੰਵੇਂ ਲਹੇਤਹ ਸ਼ਮਪਤਨ 
ਗਤ ਨਭਆ ਸਤ) _9੮5/ ੨੫067 #ਫਲੀ/ 


ਚਰਿਤ੍ਰ ਪਾਖਿਆਨ 7੧੫ 


ਜੱਪਣਾ 

ਇਸ ਵਿਚ ਦਸੋ ਕੀ ਹੋ ਗਿਆ ਜੇ ਮੈਂ ਮੂੰਹ ਬੋਲੇ ਧਰਮ ਦੇ ਭਰਾ ਦੇ ਘਰ ਚਲੀ ਗਈ। 
ਹੇ ਸੌਂਕਣੇ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ। (ਫਿਰ) ਤੂੰ ਰਾਜੇ ਨੂੰ ਕਿਉਂ ਝੂਠ ਦਸਿਆ 
ਹੈ।੭। 
੭%#ਤੜਾਲ਼ 


ਕੀ ਹੋਇਆ ਜੇ ਰਾਜਾ ਕ੍ਰਿਪਾ ਕਰ ਕੇ ਮੇਰੇ ਕੋਲ ਆ ਗਿਆ ਹੈ। ਮੈਂ ਤੇਰੀ ਸੇਜ ਤੋਂ 
ਪਕੜ ਕੇ ਤਾਂ ਨਹੀਂ _ਬੁਲਾਇਆ। ਹੇ ਸੌਂਕਣੇ! ਸੁਣ, ਇਤਨਾ ਗੁੱਸਾ ਤਾਂ ਮਨ ਵਿਚ ਨਹੀਂ 
ਲਿਆਉਣਾ _ਚਾਹੀਦਾ। ਵੈਰ ਕਿਤਨਾ ਹੀ ਕਿਉਂ ਨ ਹੋਵੇ, ਵਿਅਰਥ _ਦੀ ਗੱਲ ਨਹੀਂ ਕਰਨੀ 
ਚਾਹੀਦਾ।੮। 
ਚੱਪਣਾ 

ਮੂਰਖ ਰਾਜੇ ਨੇ ਭੇਦ ਨ _ਸਮਝਿਆ। ਵੈਰੀ ਦੀ ਕਹੀ ਗੱਲ ਨੂੰ ਵੈਰੀ ਦਾ ਹੀ ਮੰਨ 
ਲਿਆ। (ਮੈਂ) ਰਾਜੇ ਦੇ ਮਹਹ ਉਤੇ ਸੌਚੀ ਗੱਲ ਕਹੀ ਹੈ। ਪਰ ਮੂਰਖ ਰਾਜੇ ਨੇ ਕੁਝ ਨਹੀਂ 
ਸਮਝਿਆ।੯। 

ਕੀ ਹੋਇਆ ਜੇ ਮੈਂ ਇਸ ਨਾਲ ਰਮਣ ਕੀਤਾ ਹੈ, ਤੇਰਾ ਤਾਂ ਕੋਈ ਕੰਮ ਨਹੀਂ ਵਿਗਾੜਿਆ। 
ਉਸ ਇਸਤਰੀ _ਦੀ ਪੜਤਾਲ ਕਰਵਾਓ, _ਨਹੀਂ_ਤਾਂ ਮੌਤ ਸਿਰ _ਉਤੇ ਆਈ _ਸਮਝੋ।੧0। 

ਹੇ ਰਾਜਨ ! ਸੁਣੋ, ਇਸ ਨੂੰ ਕੁਝ ਨ ਕਹੋ। ਮੇਰੇ ਸਚ ਨੂੰ ਝੂਠ ਹੀ ਮੰਨ ਲਵੋ। ਇਸ ਨੂੰ 
ਸਚ ਮੌਨ ਲਵੋ ਕਿ ਉਸ ਨੇ ਮੇਰੇ ਨਾਲ ਰਮਣ ਕੀਤਾ ਹੈ ਅਤੇ ਝੂਠੀ ਸਮਝ ਕੇ ਚੋਰ ਵਾਂਗ 
ਮਾਰ _ਦਿਓ।੧੧। 


ਤਦ ਰਾਜੇ ਨੇ ਇਸ ਤਰ੍ਹਾਂ ਕਿਹਾ--ਹੇ ਰਾਣੀ! ਮੈਂ ਤੈਨੂੰ ਸੋਚੀ ਕਰ ਕੇ ਜਾਣਿਆ ਹੈ। 
ਇਸ ਸੌਂਕਣ ਨੇ ਤੇਰੇ ਉਤੇ ਝੂਠੀ ਤੋਹਮਤ ਲਗਾਈ ਹੈ। ਇਸ ਨੂੰ ਅਜ ਮੈਂ ਸਚ ਕਰ ਕੇ ਵੇਖ 
ਲਿਆ ਹੈ।੧੨। 
ਦੰਹਾਰਾ 


ਸਿਆਣੀ ਰਾਣੀ ਬਚਨ ਸੁਣ ਕੇ ਸਿਰ ਨੀਵਾਂ ਪਾਈ ਚੁਪ ਕਰ _ਰਹੀ। ਸੁਘੜ ਹੋਵੇ, ਤਾਂ 
ਸਮਝ ਜਾਵੇ, ਮੂਰਖ ਨੂੰ _ਸਮਝਾਣ ਦਾ ਕੀ ਉਪਾ ਹੋ ਸਕਦਾ ਹੈ।੧੩। 


੭/#=ਲ 


ਮੂਰਖ ਨੇ ਕੁਝ _ਭੇਦ ਨਹੀਂ ਸਮਝਿਆ। _ਸੌਂਚੀ (ਇਸਤਰੀ) ਨੂੰ ਝੂਠਾ ਕਰ ਕੇ ਮੰਨਿਆ 
ਅਤੇ ਝੂਠੀ ਨੂੰ ਸੋਚੀ ਕਰ ਕੇ _ਸਮਝਿਆ। ਭੇਦ ਅਭੇਦ ਨੂੰ ਕੁਝ _ਵੀ ਨ __ਸਮਝਿਆ।੧੫। 


/ਏਥੋਂ ਗੰ ਲਾਰੇਤੂੱਪ/ਮਆਨ ਦੇ ਤੰਆ ਲਾਰਤੂ ਦੇ ਮੰਡੀ ਡੂਪ ਸੰਵਾਦ ਦੇ 5੮5ਵੈ' ਲਾਠਤ੍ਹ ਟੀ ਸ਼ਮਪਤੀ 
ਅਠ ਲਭ ਹੈ? _$੮5/ ੨੦07/ ਚਲਦਾ? 


੭ ੧੬ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਵਹੈ ਸਵਤਿ ਤਾ ਕੀ ਹੁਤੀ ਜਾ ਕੋ ਰੂਪ ਅਪਾਰ। 
ਸੁਰਪਤਿ ਸੇ ਨਿਰਖਤ ਸਦਾ ਮੁਖ _ਛਬਿ ਭਾਨ ਕੁਮਾਰਿ। ੧। 


੭%7ਤਲ 
ਭਾਨ ਕਲਾ ਐਸੇ ਬਹੁ _ਬਰਖ _ਬਿਤਾਇ ਕੈ। 
ਨਿਸਿਸ ਪੁਭਾ ਕੀ ਬਾਤ ਗਈ ਜਿਯ ਆਇ ਕੈ। 
ਸੋਤ ਰਾਵ ਤਿਹ ਸੰਗ ਬਿਲੋਕ੍ਯੋ ਜਾਇ ਕੈ। 
ਹੋ ਫਿਰਿ ਆਈ ਘਰ ਮਾਝ ਦੁਹੁਨ ਕੋ ਘਾਇ ਕੈ। ੨। 
ਦੱਪਲ? 
ਅਧਿਕ ਕੋਪ ਕਰਿ ਖੜਗ _ਪੁਹਾਰਿਯੋ। ਦੁਹੂਅਨ ਚਾਰਿ ਟੂਕ ਕਰਿ ਡਾਰਿਯੋ। 
ਮੈ ਇਹ ਜੜ ਸੋ ਭੇਦ ਬਤਾਯੋ। ਇਹ ਮੋਹੁ ਝੂਠੀ ਠਹਰਾਯੋ। ੩। 


ਸਵਤਿ ਸਹਿਤ ਰਾਜਾ ਕੌ _ਘਾਈ। ਪੌਛਿ ਖੜਗ _ਬਹੁਰੋ ਘਰ ਆਈ। 
ਸੋਇ ਰਹੀ ਮਨ ਮੈ ਸੁਖ ਪਾਯੋ। ਭਏ ਪ੍ਰਾਤ ਯੋ _ਕੂਕਿ ਸੁਨਾਯੋ। ੪। 


ਰੋਇ ਪ੍ਰਾਤ ਭੇ ਬਚਨ ਉਚਾਰੇ। ਬੈਠੇ ਕਹਾ ਰਾਵ ਜੂ ਮਾਰੇ। 
ਹਮਰੇ ਸੁਖ ਸਭ ਹੀ ਬਿਧਿ ਖੋਏ। _ ਯੌ ਸੁਨਿ ਬੈਨ ਸਕਲ ਭ੍ਰਿਤ ਰੋਏ। ੫। 


ਮ੍ਰਿਤਕ ਰਾਵ ਤ੍ਰਿਯ ਸਹਿਤ ਨਿਹਾਰਿਯੋ। _ਤਬ _ਰਾਨੀ ਇਹ _ਭਾਤਿ ਉਚਾਰਿਯੋ। 


ਮੋ ਕਹ ਸਾਥ ਰਾਵ ਕੇ ਜਾਰਹੁ। ਮੋਰੇ ਛਤਰ ਪੁਤ੍ਰ ਸਿਰ ਢਾਰਹੁ। ੬। 

ਤਬ ਤਾ ਪੈ ਮੰਤ੍ਰੀ ਸਭ ਆਏ। ਰੋਇ ਰੋਇ ਯੌ ਬਚਨ ਸੁਨਾਏ। 

ਛਤਰ ਪੁਤ੍ਰ ਕੇ ਸਿਰ ਪਰ ਢਾਰੋ। ਆਜ ਉਚਿਤ ਨਹਿ ਜਰਨ ਤਿਹਾਰੋ। _੭। 
ਦੰਹਾਰਾ 

ਨ੍ਰਿਪਤਿ ਮਰਿਯੋ ਸਿਸੁ ਸੁਤ ਰਹਿਯੋ ਤੈ ਜਰਿ ਹੈ ਦੁਖ ਪਾਇ। 

ਜਿਨਿ ਐਸੋ ਹਠ ਕੀਜਿਯੈ ਰਾਜ ਬੰਸ ਤੇ ਜਾਇ। ੮। 


ਚੱਪਣਾ 
ਸਭਨ ਸੁਨਤ ਇਹ _ਭਾਤਿ _ਉਚਾਰੀ। _ਜਰਨ _ਨਿਮਿਤਿ ਉਠਿ ਤਬੈ _ਸਿਧਾਰੀ। 
ਤਬ ਮੰਤ੍ਰਿਨ ਰਾਨੀ ਗਹਿ ਲਈ। ਰਾਜ _ਸਮਗ੍ਰੀ ਤਿਹ ਸੁਤ ਦਈ। ੯। 


ਦੰਹਾਰਾ 
ਚਰਿਤ _ਚੰਚਲਾ ਐਸ ਕਰਿ ਤ੍ਰਿਯ _ਜੁਤ ਨ੍ਰਿਪਤਿ _ਸੰਘਾਰਿ। 
ਮੰਤ੍ਰਿਨ ਕੀ ਰਾਖੀ ਰਹੀ ਛਤੁ ਪੁਤੁ ਸਿਰ ਢਾਰ। ੧0। ੧। 


/ਏੰਤਾ ਹੀੰ ਗਾਹਤ੍ਹ ਪਲ੍ਯਾਨੇ /ਤਿਆ ਲਾਹੇੜ੍ਹੇ ਨਹੀਂ ਡੂਪ ੰਲਾਦੇ /ਕਾ ਸੈਂ /ਨਆਲੀਵੇਂ ਲਾਂਨਤ _ ਸਨਖਤਮ 


ਡਾ _ਨਭ#' ਡੁ/ _5੮੨/ ਤ੫97/ %ਫਲੂੰ/ 


ਚਰਿਤ੍ਰ ਪਾਖਿਆਨ ੭੧੭ 


ਦੰਹਰਾ 

ਉਸ ਦੀ ਸੌਂਕਣ ਅਪਾਰ ਸੁੰਦਰਤਾ ਵਾਲੀ _ਸੀ। ਇੰਦਰ ਵਰਗੇ ਸਦਾ ਉਸ ਭਾਨ 
ਕੁਮਾਰੀ ਦੇ ਮੂੰਹ ਦੀ _ਛਬੀ _ਦੇਖਦੇ _ਸਨ।੧। 
੭%/ਤਲ 

ਭਾਨ ਕਲਾ ਨੇ ਇਸ ਤਰ੍ਹਾਂ ਬਹੁਤ ਸਾਲ ਬਿਤਾ ਦਿੱਤੇ। (ਇਕ ਦਿਨ) ਨਿਸਿਸ ਪ੍ਰਭਾ ਦੀ 
ਗੌਲ ਉਸ ਦੇ ਮਨ ਵਿਚ ਆ ਗਈ। ਉਸ ਨੇ ਰਾਜੇ ਨੂੰ ਉਸ ਨਾਲ ਸੁਤਾ ਹੋਇਆ ਵੇਖਿਆ 
ਅਤੇ ਦੋਹਾਂ ਨੂੰ ਮਾਰ ਕੇ ਆਪਣੇ ਘਰ _ਵਿਚ ਆ ਗਈ।੨। 


ਚੱਪਾਣ 
ਉਸ ਨੇ ਬਹੁਤ ਕ੍ਰੋਧ ਕਰ ਕੇ ਖੜਗ _ਦਾ ਵਾਰ ਕੀਤਾ ਅਤੇ ਦੋਹਾਂ ਦੇ ਚਾਰ ਟੋਟੇ ਕਰ 
ਦਿੱਤੇ। (ਮਨ ਵਿਚ ਕਹਿਣ ਲਗੀ) ਮੈਂ ਤਾਂ ਇਸ ਮੂਰਖ ਨੂੰ ਭੇਦ ਦਸਿਆ ਸੀ, ਪਰ ਇਸ ਨੇ 


ਮੈਨੂੰ ਹੀ ਝੂਠੀ _ਬਣਾ _ਦਿੱਤਾ।੩। 

(ਉਸ ਨੇ) ਸੌਂਕਣ ਸਮੇਤ ਰਾਜੇ ਨੂੰ ਮਾਰ ਦਿੱਤਾ ਅਤੇ ਤਲਵਾਰ ਪੂੰਝ _ਕੇ _ਘਰ ਪਰਤ 
ਆਈ। ਮਨ ਵਿਚ ਸੁਖ ਪ੍ਰਾਪਤ ਕਰ ਕੇ ਸੌਂ _ਗਈ ਅਤੇ ਸਵੇਰ ਹੁੰਦਿਆਂ ਹੀ ਇਸ ਤਰ੍ਹਾਂ ਕੂਕ 
ਕੇ ਸੁਣਾਉਣ ਲਗੀ।੪। 

ਸਵੇਰ ਹੋਣ ਤੇ ਰੋਕੇ ਕਹਿਣ ਲਗੀ-- ਤੁਸੀਂ ਲੋਕ ਬੈਠੇ ਕੀ ਕਰਦੇ ਹੋ, ਰਾਜਾ ਜੀ ਮਾਰੇ 
ਗਏ _ਹਨ। _ਵਿਧਾਤਾ ਨੇ ਸਾਡੇ ਸਾਰੇ ਸੁਖ ਖੋਹ ਲਏ _ਹਨ। ਇਹ ਬੋਲ ਸੁਣ ਕੇ ਸਾਰੇ ਨੌਕਰ 
ਚਾਕਰ ਰੋਣ ਲਗੇ।੫। 

ਮਰੇ ਹੋਏ ਰਾਜੇ ਨੂੰ ਇਸਤਰੀ ਸਹਿਤ _ਵੇਖਿਆ। _ਤਦ ਰਾਣੀ ਨੇ ਇਸ ਤਰ੍ਹਾਂ _ਕਿਹਾ-- 
ਮੈਨੂੰ ਰਾਜੇ ਦੇ ਨਾਲ ਹੀ ਸਾੜ ਦਿਓ ਅਤੇ ਮੇਰੇ ਪੁੱਤਰ ਦੇ ਸਿਰ ਉਤੇ _ਛਤ੍ਹ _ਸਜਾ _ਦਿਓ।੬। 

ਤਦ ਉਸ ਕੋਲ ਸਾਰੇ ਮੰਤ੍ਰੀ ਆ ਗਏ ਅਤੇ ਰੋ ਰੋ ਕੇ ਇਸ ਤਰ੍ਹਾਂ ਕਹਿਣ ਲਗੇ ਕਿ 
ਛਤ੍ਹ ਤਾਂ ਪੁੱਤਰ ਦੇ ਸਿਰ ਉਤੇ ਝੁਲਾ ਦਿਓ, ਪਰ ਅਜ ਤੁਹਾਡਾ ਸੜਨਾ ਉਚਿਤ ਨਹੀਂ _ਹੈ।੭। 
ਦੰਹਰਾ 

ਰਾਜਾ ਮਰ _ਗਿਆ ਹੈ, ਪੁੱਤਰ ਅਜੇ ਬਾਲਕ ਹੈ ਅਤੇ ਤੂੰ (ਰਾਜੇ ਦੇ ਮਰਨ ਦੇ) ਦੁਖ 
ਕਰ ਕੇ ਸੜਨਾ ਚਾਹੁੰਦੀ ਹੈਂ। ਅਜਿਹਾ ਹਠ ਨ ਕਰੋ, ਨਹੀਂ ਤਾਂ ਰਾਜ ਬੰਸ ਤੋਂ ਚਲਿਆ 
ਜਾਏਗਾ।੮। 
ਚੱਪਣਾ 


ਇਸ ਤਰ੍ਹਾਂ ਸਭ ਨੂੰ ਕਹਿੰਦਿਆਂ ਸੁਣ ਕੇ ਰਾਣੀ ਸੜਨ _ਲਈ _ਤਦ ਤੁਰ ਪਈ। _ਤਦ 
ਮੰਤਰੀਆਂ ਨੇ ਰਾਣੀ ਨੂੰ ਪਕੜ ਲਿਆ ਅਤੇ ਰਾਜ ਦੀ _ਸਾਮਗ੍ਰੀ ਉਸ ਦੇ ਪੁੱਤਰ ਨੂੰ ਦੇ ਦਿੱਤੀ।੯। 
ਦੰਹਾਰਾ 

ਉਸ ਇਸਤਰੀ ਨੇ ਅਜਿਹਾ ਚਰਿਤੁ ਕੀਤਾ ਅਤੇ ਇਸਤਰੀ ਸਹਿਤ ਰਾਜੇ ਨੂੰ ਮਾਰ ਦਿੱਤਾ 
ਮੰਤਰੀਆਂ ਦੇ ਰਖਣ ਤੇ _(ਸੜਨੋ) ਰਹਿ ਗਈ ਅਤੇ _ਰਾਜ-ਛਤ੍ਰ ਪੁੱਤਰ ਦੇ ਸਿਰ ਉਤੇ ਰਖ 
ਦਿੱਤਾ।੧0। 

ਏਥੋਂ 2 ਗਰੇਤੂੱਪ/ਆਨ ਦੇ ਤੁਆ ਗਾਰੇੜ੍ਹ ਦੇ ਮੰ ਡੂਪ ਸੰਵਾਦ ਦੇ ੧੮੨ਵ' ਗਰੇੜ੍ਹ ਦੀ ਸ਼ਸਧਤ£ 

ਭ ਲਭ _ਹੰ/ _5੮੨/ ਤ੪%/ ਜਲਦਾ/ 


੭੧੮ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਸਹਿਰ _ਬਟਾਲਾ ਮੋ ਬਸੈ _ਮੈਗਲ ਖਾਨ _ਪਠਾਨ। 
ਮਦ _ਪੀਵਤ _ਨਿਸੁ _ਦਿਨ ਰਹੈ ਸਦਾ ਰਹਤ _ਅਗ੍ਯਾਨ। _੧। 


ਚੱਪਾਣ 
ਤਬ ਹੀ ਦਿਵਸ ਤੀਜ ਕੋ _ਆਯੋ। _ਸਭ _ਅਬਲਨਿ ਆਨੰਦੁ _ਬਢਾਯੋ। 
ਝੂਲਤਿ _ਗੀਤਿ ਮਧੁਰ ਧੁਨਿ _ਗਾਵਹਿ। ਸੁਨਤ ਨਾਦ _ਕੋਕਿਲਾ _ਲਜਾਵਹਿ। _੨। 


ਉਘ _ਘਨਘੋਰ ਘਟਾ _ਘੁਹਰਾਵੈ। ਇਤਿ ਮਿਲਿ _ਗੀਤ _ਚੰਚਲਾ _ਗਾਵੈ। 
ਉਤ ਤੇ _ਦਿਪਤ _ਦਾਮਿਨੀ ਦਮਕੈ। ਇਤ ਇਨ _ਦਸਨ _ਕਾਮਨਿਨ ਝਮਕੈ। _੩। 


ਰਿਤੁ ਰਾਜ ਪੁਭਾ ਇਕ ਰਾਜ _ਦੁਲਾਰਨਿ। ਜਾਹਿ _ਪੁਭਾ ਸਮ ਰਾਜ ਕੁਮਾਰਿ ਨ। 
ਅਪੁਮਾਨ ਤਾ ਕੀ ਛਬਿ_ਸੋਹੈ। 'ਖਗ ਮ੍ਰਿਗ ਰਾਜ ਭੁਜੰਗਨ ਮੋਹੈ। ੪। 


ਸੋ _ਝੂਲਤ ਤਿਨ ਖਾਨ _ਨਿਹਾਰੀ। ਗਿਰਿਯੋ ਭੂਮਿ _ਜਨੁ _ਲਗੀ _ਕਟਾਰੀ। 
ਕੁਟਨੀ ਏਕ ਬੁਲਾਇ _ਮੌੰਗਾਈ। ਸਕਲ _ਬ੍ਰਿਥਾ ਤਿਹ _ਭਾਖ _ਸੁਨਾਈ। _੫। 


ਦੱਪਲ? 
ਜੋ ਮੁਹਿ ਤਿਹ ਤੂ ਆਨਿ ਮਿਲਾਵੈ। ਅਪੁਨੇ ਮੁਖ ਮਾਗੇ_ਸੌ_ਪਾਵੈ। 
ਰੁਤਿਸ ਪ੍ਰਭਾ ਤਨਿ ਕੈ ਰਤਿ ਕਰੌ। ਨਾਤਰ ਮਾਰਿ ਕਟਾਰੀ ਮਰੋ। _੭। 


ਦੰਹਾਰਾ 
ਰੁਤਿਸ ਪੁਰਭਾ ਕੀ ਅਤਿ ਪੂਭਾ ਜਬ ਤੇ ਲਖੀ _ਬਨਾਇ। 
ਚੁਭਿ ਚਿਤ ਕੇ ਭੀਤਰ ਰਹੀ ਮੁਖ ਤੇ ਕਹੀ ਨ ਜਾਇ। ੮। 
ਮੋ ਤੋ ਛਬਿ ਨ ਕਹੀ ਪਰੈ ਸ੍ਰੀ ਰਿਤੁ ਰਾਜ ਕੁਮਾਰਿ। 
ਜੀਭਿ ਮਧੁਰ ਹ੍ਹੈ ਜਾਤ ਹੈ _ਬਰਨਤ ਪੂਭਾ ਅਪਾਰ। _੯। 


ਚਰਿਤ੍ਰ ਪਾਖਿਆਨ ੭੧੯ 


ਦੰਹਰਾ 

ਬਟਾਲਾ ਸ਼ਹਿਰ ਵਿਚ _ਮੈਗਲ ਖ਼ਾਨ ਨਾਂ ਦਾ ਪਠਾਣ ਰਹਿੰਦਾ ਸੀ। _ਉਹ ਰਾਤ _ਦਿਨ 
ਸ਼ਰਾਬ ਪੀਂਦੇ ਰਹਿਣ ਕਰ ਕੇ _ਬੇਸੁਰਤ ਰਹਿੰਦਾ ਸੀ।੧। 
ਚੱਪਾਣ 

ਤਦੋਂ ਹੀ ਤੀਜ ਦੇ ਦਿਨ ਆ ਗਏ ਅਤੇ ਸਭ ਇਸਤਰੀਆਂ ਪ੍ਰਸੰਨ ਹੋ_ਗਈਆਂ। ਉਹ 
ਪੀਂਘਾਂ ਝੂਟਦੀਆਂ ਅਤੇ _ਮਧੁਰ ਧੁਨ ਨਾਲ _ਗੀਤ _ਗਾਉਂਦੀਆਂ। (ਉਨ੍ਹਾਂ ਦੀ) ਆਵਾਜ਼ ਨੂੰ ਸੁਣ 
ਕੇ ਕੋਇਲ ਵੀ ਸ਼ਰਮਿੰਦੀ ਹੁੰਦੀ ਸੀ।੨। 

ਉਧਰ _ਕਾਲੀ ਘਟਾ _ਗਰਜਨਾ ਕਰਨ ਲਗੀ, ਇਧਰ ਇਸਤਰੀਆਂ ਮਿਲ ਕੇ _ਗੀਤ 
ਗਾਣ _ਲਗੀਆਂ। _ਉਧਰ ਬਿਜਲੀ ਦੀ ਜੋਤਿ _ਲਿਸ਼ਕਦੀ ਸੀ, ਇਧਰ ਇਸਤਰੀਆਂ ਦੇ ਮੋਤੀਆਂ 
ਵਰਗੇ ਦੰਦ ਚਮਕਦੇ _ਸਨ।੩। 

(ਉਥੇ) ਰਿਤੁ ਰਾਜ ਪੁਭਾ ਨਾਂ ਦੀ ਇਕ ਰਾਜ ਦੁਲਾਰੀ ਸੀ, ਜਿਸ ਵਰਗੀ ਕਿਸੇ ਰਾਜ 
ਕੁਮਾਰੀ ਦੀ ਪ੍ਰਭਾ ਨਹੀਂ _ਸੀ। ਉਸ ਦੀ ਅਤਿ ਅਧਿਕ ਸੁੰਦਰਤਾ ਸ਼ੋਭਦੀ ਸੀ (ਜਿਸ ਨੂੰ ਵੇਖ 
ਕੇ) ਪੰਛੀ, ਹਿਰਨ ਅਤੇ _ਨਾਗ-ਰਾਜ ਮੋਹਿਤ ਹੁੰਦੇ ਸਨ।8। 

ਉਸ ਨੂੰ ਪੀਂਘ _ਝੂਟਦਿਆਂ ਖ਼ਾਨ ਨੇ ਵੇਖਿਆ ਅਤੇ ਧਰਤੀ _ਉਤੇ _ਡਿਗ _ਪਿਆ ਮਾਨੋ 
ਕਟਾਰ ਲਗ ਗਈ _ਹੋਵੇ। ਉਸ ਨੇ ਇਕ _ਫਫੇਕੁਟਣੀ ਨੂੰ ਬੁਲਵਾਇਆ ਅਤੇ ਉਸ ਨੂੰ ਸਾਰੀ 
ਗੱਲ ਦਸ ਦਿੱਤੀ।੫। 


ਕਾ/ਯੱਤਾ 
ਬਨ ਵਿਚ _ਰਾਗ-ਮਾਲਾ _ਵਰਗੀ ਇਕ ਇਸਤਰੀ ਆਈ ਹੋਈ ਹੈ, ਮਾਨੋ ਮੇਰੇ (ਮਨ 
ਰੂਪ) ਘਰ _ਵਿਚ ਦੀਵਿਆਂ ਦੀ ਪੰਗਤੀ ਜਗਾ ਗਈ ਹੋਵੇ। ਉਸ ਦੇ ਪਾਏ ਹੋਏ ਬਿਛੂਆ ਦੀ 


ਬਿੜਕ _ਮਾਨੋ _ਬਿਛੂਆਂ ਵਾਂਗ ਡੰਗ ਗਈ ਹੋਵੇ। _(ਉਹ) ਜਾਦੂ _ਚਲਾ ਕੇ ਮੈਨੂੰ ਆਪਣਾ ਮਰੀਦ 
ਬਣਾ ਗਈ ਹੈ। (ਉਸ ਦੇ) ਦੰਦਾਂ ਦੀ ਲਿਸ਼ਕ ਨੇ ਦੇਵਤਿਆਂ ਅਤੇ ਦੈਂਤਾਂ ਨੂੰ ਦੀਵਾਨਾ ਬਣਾ 
ਦਿੱਤਾ ਹੈ ਅਤੇ (ਉਸ ਦੀਆਂ) ਔਖਾਂ ਦੀਆਂ ਕੋਰਾਂ ਮੇਰਾ ਮਨ ਮਰੋੜ ਕੇ ਲੈ ਗਈਆਂ _ਹਨ। 
ਉਸ ਦੇ ਸੋਨੇ ਵਰਗੇ _ਸ਼ਰੀਰ ਸਾਹਮਣੇ ਸੂਰਜ ਥੋੜਾ ਜਿੰਨਾ ਹੀ _ਚਮਦਾ _ਸੀ। _(ਸਚਮੁਚ) 
ਬਿਜਲੀ _ਵਰਗੀ ਇਸਤਰੀ ਮੈਨੂੰ _ਵਿਖਾਲੀ ਦੇ _ਗਈ _ਹੈ।੬। 


ਚੱਪਲਾਂ 

ਜੇ ਉਸ ਨੂੰ ਤੂੰ ਮੈਨੂੰ ਆਣ ਕੇ ਮਿਲਾ ਦੇਵੇਂ ਤਾਂ ਆਪਣੇ ਮੂੰਹ ਤੋਂ ਮੰਗਿਆ ਇਨਾਮ 
ਹਾਸਲ _ਕਰੇਂਗੀ। _ਰੁਤਿਸ ਪੁਰਭਾ ਨਾਲ (ਮੈਂ) _ਕਾਮ-ਕ੍ਰੀੜਾ ਕਰਾਂਗਾ, ਨਹੀਂ ਤਾਂ ਕਟਾਰ 
ਮਰ _ਜਾਵਾਂਗਾ।੭। 


ਦਾਹਾਣਾ 


੭੨0 


ਚੱਪਾਣ 
ਕਟਨੀ _ਬਚਨ ਸੁਨਤ _ਏ _ਧਾਈ। ਤਾਹਿ ਝੁਲਾਵਨ ਕੇ ਮਿਸੁ ਲ੍ਯਾਈ। 
ਤਬ ਤਿਹ ਆਨ ਖਾਨ _ਗਹਿ ਲੀਨੋ। _ਚਕਿਚਿਤ _ਚਰਿਤ _ਚੰਚਲਾ _ਕੀਨੋ। _੧੧। 


ਤੁਮਰੇ ਇਹੀ ਨਿਮਿਤ ਮੈ ਆਈ। ਅਬ ਫੂਲਨ ਮੁਹਿ ਦਈ ਦਿਖਾਈ। 
ਅਬ ਮੁਹਿ ਜਾਨ ਧਾਮ ਕੌ _ਦੀਜੈ। ਪਰਸੋ ਬੋਲਿ ਕਲੋਲ _ਕਰੀਜੈ। _੧੨। 


ਅਤਿ ਮਦ ਪਾਨ ਖਾਨ ਤੁਮ _ਕੀਜਹੁ। ਲਪਟਿ ਲਪਟਿ ਮੋ ਕਹੁ ਸੁਖ ਦੀਜਹੁ। 
ਪਰਸੋ ਅਰਧ ਰਾਤ੍ਰਿ ਮੈ ਐਹੌ। _ ਤੁਮਰੀ ਦੁਹਿਤਾ ਕੇ ਢਿਗ ਸ੍ਰੈਹੌ। ੧੩। 


ਯੋ ਕਰਿ ਬੋਲ ਖਾਨ ਤਜਿ ਦੀਨੀ। ਪਰਸੋ ਕੀ ਚਿੰਤਾ ਚਿਤ ਕੀਨੀ। 
ਤਬ ਰਿਤੁ ਰਾਜ ਪੁਭਾ ਚਲਿ _ਆਈ। ਵਾ ਦੁਹਿਤਾ ਢਿਗ ਸੇਜ _ਬਿਛਾਈ। ੧੪। 


ਸੋਏ ਲੋਗ ਧਾਮ ਉਠਿ ਗਈ। ਸਿਮਰਤ ਖਾਨ ਘਰੀ ਸੋ _ਭਈ। 
ਨਿਸੁ ਸਿਗਰੀ ਤਿਹ ਕਹ _ਜਗਵਾਯੋ। _ਖੋਜਤ ਤਾਹਿ ਸੁਤਾ `ਢਿਗ _ਆਯੋ। _੧੫। 


ਰੁਤਿਸ ਪੂਭਾ ਦੁਹਿਤਾ ਲਖਿ _ਧਰੀ। ਦ੍ਰਿੜ ਗਹਿ ਜਾਂਘ ਦੋਊ ਰਤਿ ਕਰੀ। 
ਹਾਇ ਹਾਇ ਕਰਿ ਰਹੀ ਪਠਾਨੀ। ਮਦ ਪੀਏ ਜੜ ਕਛੂ ਨ _ਜਾਨੀ। ੧੬। 


ਦੰਹਰਾ 
ਲਪਟਿ _ਲਪਟਿ ਤਾ ਸੌ ਰਮਿਯੋ ਰੁਤਿਸ ਪੂਭਾ ਤਿਹ _ਜਾਨਿ। 
ਮਦ ਉਤਰੇ _ਤਿਹ ਤਜਿ _ਦਿਯੋ ਅਪਨੀ ਸੁਤਾ _ਪਛਾਨਿ। _੧੭। 
ਧੰਨ੍ਯ ਛਤ੍ਰਿ ਜਾ ਕੋ ਧਰਮ ਸ੍ਹੀ_ਰਿਤੁ ਰਾਜਿ ਕੁਮਾਰਿ। 
ਸੰਗ ਸੁਤਾ ਕੇ ਕੈ ਮੁਝੈ ਗੀ ਪਤਿਬੂਤਾ ਉਬਾਰਿ। ੧੮। 
ਏਕ _ਮਦੀ ਦੂਜੈ _ਤਰੁਨਿ ਤੀਜੇ ਅਤਿ _ਧਨ ਧਾਮ। 
ਪਾਪ ਕਰੇ ਬਿਨ ਕ੍ਯੋ _ਬਚੈ _ਬਚੈ _ਬਚਾਵੈ ਰਾਮ। ੧੯। ੧। 


/ਏੱਤਾ ਨੰ ਗਾਹਤ੍ਹ ਪਲੂਯਾਨੇ ਊਆ ਗਾਹੜ੍ਹੇ ਮਹ ਭੂਪ ਸੰਭਾਏੇ /ਏਕ ਨੋ /ਤਰਾਲੀਵੇਂ ਯਾਰੇਤ੍ਰਾ ਗ਼ਆਪਤਆ 


ਮਤ ਸੜਨ ਸਤ/ _5੮=/ ਤ੫੨੯/ %ਫਲਹੰ/ 


ਚਰਿਤ੍ਰ ਪਾਖਿਆਨ ੭੨੧ 


ਕਾ/ਘੱਤਾ 


(ਉਸ ਦੀਆਂ) ਅੱਖਾਂ ਦਾ ਰਸ ਡਿਗਿਆ ਤਾਂ ਅੰਬ ਪੁਗਟ ਹੋਇਆ, ਜੀਭ ਦੇ ਰਸ ਤੋਂ 
ਖੁਰਮਾਨੀਆਂ _('ਜਰਦਾਲੂ”) ਬਣੀਆਂ _ਹਨ। ਮੁਖ ਦੇ ਰਸ ਤੋਂ ਅੰਮ੍ਰਿਤ ਬਣਿਆ ਹੈ ਜਿਸ ਨੂੰ 
ਚਖਣ ਨਾਲ _ਸਦਾ ਜੀਉਂਦੇ ਰਹੀਦਾ ਹੈ। ਨਕ ਨੂੰ ਵੇਖ ਕੇ ਚੰਦੂਮਾ ਰਾਤ ਦਾ ਰਾਜਾ ਬਣਿਆ 
ਹੈ, ਜਿਸ ਦੀ ਚਾਂਦਨੀ ('ਜੋਨ”) ਸਾਰੇ ਸੰਸਾਰ ਨੂੰ ਚਾਹੀਦੀ ਹੈ। ਦੰਦਾਂ ਤੋਂ ਅੰਗੂਰ ਅਤੇ ਅਨਾਰ 
ਬਣੇ ਕਹੇ ਜਾਂਦੇ ਹਨ ਅਤੇ ਬੁਲ੍ਹਾਂ ਤੋਂ ਗੰਨਾ ਬਣਿਆ ਕਿਹਾ ਜਾਂਦਾ _ਹੈ।੧0। 


0੨੧੨ 


ਚੱਪਾਣ 

ਫਫੇਕੁਟਣੀ ਇਹ ਬਚਨ ਸੁਣ ਕੇ ਚਲ ਪਈ ਅਤੇ ਉਸ ਨੂੰ (ਪੀਂਘ) ਝੂਟਣ ਦੇ ਬਹਾਨੇ 
ਨਾਲ ਲੈ ਆਈ। ਤਦ ਉਸ ਨੂੰ ਖਾਨ ਨੇ ਆ ਕੇ ਪਕੜ ਲਿਆ। (ਤਦ) ਇਸਤਰੀ ਨੇ ਹੈਰਾਨ 
ਕਰ ਦੇਣ ਵਾਲਾ ਚਰਿਤੁ _ਕੀਤਾ।੧੧। 

ਮੈਂ ਤਾਂ ਤੇਰੇ ਲਈ ਹੀ ਆਈ ਹਾਂ। ਪਰ ਹੁਣ ਮੈਨੂੰ ਮਾਹਵਾਰੀ ('ਫੂਲਨ”) ਸ਼ੁਰੂ ਹੋ_ ਗਈ 
ਹੈ। ਹੁਣ ਮੈਨੂੰ ਘਰ _ਜਾਣ _ਦਿਓ। ਪਰਸੋਂ _ ਬੁਲਾ ਕੇ _ਕਲੋਲ _ਕਰਨਾ।੧੨। 

(ਉਸ ਦਿਨ) ਹੇ ਖ਼ਾਨ! ਤੁਸੀਂ ਬਹੁਤ ਸ਼ਰਾਬ ਪੀਣੀ ਅਤੇ ਲਿਪਟ ਲਿਪਟ ਕੇ ਮੈਨੂੰ ਸੁਖ 
ਦੇਣਾ। _ਪਰਸੋਂ_ ਮੈਂ __ਔਧੀ ਰਾਤ ਨੂੰ _ਆਵਾਂਗੀ ਅਤੇ ਤੁਹਾਡੀ ਪੁੱਤਰੀ ਦੇ _ਨਾਲ _ਸਵਾਂਗੀ।੧੩। 

ਇਸਤਰੀ ਨੇ ਜਦੋਂ ਇਸ ਤਰ੍ਹਾਂ ਗੱਲ ਕੀਤੀ, ਤਾਂ ਖ਼ਾਨ ਨੇ ਛਡ ਦਿੱਤਾ ਅਤੇ ਮਨ ਵਿਚ 
ਪਰਸੋਂ ਬਾਰੇ ਸੋਚਣ ਲਗਾ। ਤਦ _ਰਿਤੁ ਰਾਜ ਪੁਭਾ ਚਲ ਕੇ ਆ ਗਈ ਅਤੇ ਉਸ ਦੀ ਪੁੰਤਰੀ 
ਦੇ ਨੇੜੇ _ਸੇਜ ਵਿਛਾ _ਲਈ।੧੪। 

ਜਦੋਂ ਲੋਕੀਂ ਸੌਂ ਗਏ (ਤਾਂ ਉਹ) ਉਠ ਕੇ ਘਰ ਆ ਗਈ ਅਤੇ (ਇਧਰ ਉਸ ਨੂੰ) 
ਯਾਦ ਕਰਦਿਆਂ ਖ਼ਾਨ ਦੀ ਇਕ ਘੜੀ ਬੀਤ _ਗਈ। _ਸਾਰੀ ਰਾਤ ਉਸ ਨੂੰ ਜਗਾਈ ਰਖਿਆ 
ਅਤੇ ਆਖਿਰ _ਲਭਦਿਆਂ _ਲਭਦਿਆਂ ਪੁੱਤਰੀ ਕੋਲ ਆਇਆ।੧੫। 
ਕੇ ਰਤੀ-ਕ੍ਰੀੜਾ ਕੀਤੀ। ਉਹ _ਪਠਾਣੀ ਹਾਇ ਹਾਇ ਕਰਦੀ ਰਹੀ ਅਤੇ ਸ਼ਰਾਬ ਪੀਣ ਕਰ ਕੇ 
ਮੂਰਖ _ਨੇ ਕੁਝ _ਨ _ਸਮਝਿਆ।੧੬। 
ਦੰਹਰਾ” 

ਉਸ ਨੂੰ ਰੁਤਿਸ ਪ੍ਰਭਾ ਸਮਝ ਕੇ ਉਸ ਨਾਲ ਲਿਪਟ ਲਿਪਟ ਕੇ ਰਮਣ ਕੀਤਾ ਅਤੇ ਸ਼ਰਾਬ 
ਦੇ ਨਸ਼ੇ ਦੇ ਉਤਰਨ ਤੇ ਉਸ ਨੂੰ ਆਪਣੀ ਪੁੱਤਰੀ ਵਜੋਂ ਪਛਾਣ ਕੇ ਤਿਆਗ _ਦਿੱਤਾ।੧੭। ਹੇ 
ਰਿਤੁ ਰਾਜ ਕੁਮਾਰੀ! ਤੇਰਾ ਛਤ੍ਰੀ ਧਰਮ ਧੰਨ ਹੈ ਜੋ ਮੈਨੂੰ ਪੁੱਤਰੀ ਨਾਲ ਸਵਾ ਕੇ ਆਪਣੇ ਪਤੀ- 
ਬ੍ਰਤਾ ਧਰਮ ਨੂੰ ਬਚਾ _ਲਿਆ।੧੮। ਇਕ ਸ਼ਰਾਬੀ, ਦੂਜਾ ਜਵਾਨ ਅਤੇ ਤੀਜਾ ਘਰ _ਵਿਚ ਧਨ 
ਬਹੁਤ ਹੋਵੇ, ਉਹ ਪਾਪ ਕੀਤੇ ਬਿਨਾ ਕਿਵੇਂ ਬਚ ਸਕਦਾ ਹੈ, (ਤਦ ਹੀ) ਬਚ ਸਕਦਾ ਹੈ, ਜੇ ਰਾਮ 
ਬਚਾਏ ।੧੯। 


/ਏਥੋ ਨੰ ਗਾਰਤੁੱਪ/ਮਆਨ ਦੇ ਤੁੰਆ ਲਾੰਰਤਹ ਦੇ ਆਹਾ ਭੂਪ ਸੰਵਾਦ ਦੇ 9੮=ਵ' ਲਾਰਤ੍ਹ ਦੀ ਸ਼ਮਪਤੀ 
ਭਾ ਲਭ ਹੰ/ _5੮=/ =੫੨੯/ ਜ਼ਲਦਾ/ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਪਾਂਡਵ ਕੇ ਪਾਚੌ ਸੁਤ ਸੂਰੇ। ਅਰਜੁਨ ਭੀਮ ਜੁਧਿਸਟਰ ਰੂਰੇ। 
ਨਕੁਲ ਅਵਰ _ਸਹਦੇਵ _ਭਨਿਜੈ। ਜਾ ਸਮ _ਉਪਜਿਯੋ ਕੌਨ _ਕਹਿਜੈ। _੧। 


ਬਾਰਹ _ਬਰਖ _ਬਨਬਾਸ _ਬਿਤਾਯੋ। _ਸੋਈ _ਬਰਖ ਤ੍ਰੈਦਸੋ ਆਯੋ। 
ਦੇਸ ਬਿਰਾਟ ਰਾਜ ਕੇ _ਗਏ। ਸੋਊ ਬਰਖ _ਬਿਤਾਵਤ ਭਏ। _੨। 
ਦੰਹਾਰਾ 
ਜਬੈ _ਕ੍ਰੀਚਕਹਿ ਦੁਪਦਜਾ _ਦੇਖੀ ਨੈਨ _ਪਸਾਰਿ। 
ਗਿਰਿਯੋ ਮੂਰਛਨਾ ਹ੍ਰੈ _ਧਰਨਿ ਮਾਰਿ _ਕਰਿਯੋ ਬਿਸੰਭਾਰ। _੩। 
ਦੱਪਲ? 
ਪ੍ਰਗਟ _ਭਗਨਿ _ਤਨੁ _ਭੇਦ _ਜਤਾਯੋ। _ਮਿਲਨ _ਦੂਪਦਜਾ ਕੋ _ਠਹਰਾਯੋ। 
ਰਾਨੀ _ਪਠੈ _ਸਦੇਸਨ ਦਈ। ਕਰ ਤੇ ਪਕਰਿ _ਕਰੀਚਕ ਲਈ। _੪। 


ਦੰਹਰਾ 
ਕਰਿ ਕੈ ਕਰਿ ਕੋ ਅਧਿਕ ਬਲੁ _ਅੰਚਰ ਗਈ ਛੁਰਾਇ। 
ਜਨੁ _ਕਰਿ _ਹੇਰੇ ਸ੍ਹਾਨ ਕੋ _ਭਜਤ _ਮਿ੍‌ਗੀ ਅਕੁਲਾਇ। _੫। 
ਚੱਪਲਾਂ 
ਤਬ ਅਤਿ ਕੋਪ ਕਰੀਚਕ ਕਯੋ। ਰਾਜਾ _ਹੁਤੋ ਜਹਾ ਤਹ ਅਯੋ। 
ਪਾਦ ਪੁਹਾਰ ਦੂਪਦ ਯਹਿ_ਕਿਯੋ। ਪਾਂਚੋ ਨਿਰਖਿ ਪੰਡ ਜਨ ਲਿਯੋ। ੬। 
ਅਤਿਹੀ ਕੋਪ ਭੀਮ ਤਬ _ਭਰਿਯੋ। ਰਾਜੈ ਮਨੇ ਨੈਨ ਸੋ ਕਰਿਯੋ। 
ਬੋਲ ਦੁਪਦਜਾ ਨਿਕਟ _ਸਿਖਾਈ। ਸੌ_ਕ੍ਰੀਚਕ ਸੌ ਕਹੋ __ਬਨਾਈ। _੭। 


ਦੰਹਰਾ” 
ਚਤੁਰਿ _ਦੁਪਦਜਾ ਅਤਿ ਹੁਤੀ ਅਰੁ ਪਤਿ _ਕਹਿਯੋ _ਬਨਾਇ। 
ਏਕ ਬਚਨ ਭਾਖਿਯੋ ਹੁਤੋ ਬੀਸਕ ਕਹੀ ਸੁਨਾਇ। ੮। 


ਦੱਪਲ? 
ਦੁਪਦੀ ਯੌ ਕ੍ਰੀਚਕ ਸੌ ਕਹੀ। ਤੁਮ ਪੈ ਅਨਿਕ ਰੀਝਿ ਮੈ ਰਹੀ। 
ਸੂੰਨਿਸਾਲ ਨਿਸਿ ਕੌ ਤੁਮ ਐਯਹੁ। ਕਾਮ ਭੋਗ ਮੁਹਿ ਸਾਥ _ਕਮੈਯਹੁ। ੯। 
ਸੂਨਿਸਾਲ _ਭੀਮਹਿ _ਬੈਠਾਯੋ। ਕ੍ਰੀਚਕ ਅਰਧ _ਰਾਤ੍ਰਿ _ਗੈ _ਆਯੋ। 
ਤਬ ਹੀ ਪਕਰਿ ਟਾਂਗ ਤੇ ਲਿਯੋ। ਟੂਕ ਅਨੇਕ ਤਾਹਿ ਕਰਿ ਦਿਯੋ। _੧0। 


ਪ੍ਰਾਤ ਸਮੈ ਕ੍ਰੀਚਕ ਰਿਸਿ ਭਰੇ। ਕੇਸ ਦ੍ਰੋਪਤੀ ਕੇ ਦ੍ਰਿੜ ਧਰੇ। 
ਯਾਹਿ ਅਗਨਿ ਕੇ ਬੀਚ ਜਰੈਹੈ। ਭ੍ਰਾਤ ਗਯੋ ਤਹ ਤੋਹਿ ਪਠੈਹੈ। _੧੧। 


ਚਰਿਤ੍ਰ ਪਾਖਿਆਨ ੭੨੩ 


ਜੱਪਣਾ 

ਪੰਡੂ ਰਾਜੇ ਦੇ ਪੰਜੇ ਪੁੱਤਰ _ਬਹੁਤ _ਤਕੜੇ ਸੂਰਮੇ _ਸਨ। _ਉਹ ਸੁੰਦਰ ਅਰਜਨ, _ਭੀਮ, 
ਯੁਧਿਸ਼ਟਰ, ਨਕੁਲ ਅਤੇ _ਸਹਿਦੇਵ ਕਹੇ ਜਾਂਦੇ ਹਨ। ਉਨ੍ਹਾਂ ਵਰਗਾ ਹੋਰ ਕਿਹੜਾ ਪੈਦਾ ਹੋਇਆ 
ਹੈ।੧। 

ਬਾਰ੍ਹਾਂ ਸਾਲ _ਬਨਬਾਸ ਬਿਤਾਉਣ ਤੋਂ ਬਾਦ ਜਦ ਤੇਰ੍ਹਵਾਂ ਵਰ੍ਹਾ ਆਇਆ ਤਾਂ ਵਿਰਾਟ 
ਦੇ ਰਾਜੇ ਕੋਲ ਗਏ। ਉਥੇ ਹੀ (ਇਹ ਤੇਰ੍ਹਵਾਂ) ਸਾਲ _ਬਤੀਤ _ਕੀਤਾ।੨। 
ਦੰਹਾਰਾ 

ਜਦੋਂ ਕ੍ਰੀਚਕ ਨੇ ਦ੍ਰੋਪਤੀ ਨੂੰ ਅੱਖਾਂ ਖੋਲ੍ਹ _ਕੇ ਵੇਖਿਆ ਤਾਂ ਮੂਰਛਿਤ ਹੋ ਕੇ ਧਰਤੀ ਉਤੇ 
ਡਿਗ ਪਿਆ, ਕਾਮ ਦੇਵ ('ਮਾਰ”) ਨੇ ਉਸ ਨੂੰ ਬੇਸੁੱਧ ਕਰ _ਦਿੱਤਾ।੩। 
ਚੱਪਣਾ 

ਉਸ (ਕ੍ਰੀਚਕ) ਨੇ _ਆਪਣੀ ਭੈਣ ਨੂੰ ਭੇਦ 
ਦੀ ਗੱਲ _ਪਕੀ _ਕੀਤੀ। ਰਾਣੀ ਨੇ (ਦ੍ਰੋਪਤੀ) ਨੂੰ 
ਨੂੰ) ਹੱਥ _ਨਾਲ ਪਕੜ _ਲਿਆ।੪। 
ਦੰਹਰਾ 


ਰੈ 
੫, ਕੈ 
ਨੰ 3 


ਹੱਥ ਦਾ ਖ਼ੂਬ ਜ਼ੋਰ ਲਗਾ ਕੇ _(ਦੋਪਤੀ) ਆਪਣਾ ਅੰਚਲ ਛੁੜਾ ਕੇ ਚਲੀ _ਗਈ। _ਮਾਨੋ 
ਕੁਤੇ ਨੂੰ ਵੇਖ ਕੇ ਹਿਰਨੀ ਵਿਆਕੁਲ ਹੋ ਕੇ ਭਜ ਜਾਂਦੀ ਹੋਵੇ।੫। 
2. 


ਤਦ ਕ੍ੀਚਕ ਨੇ ਬਹੁਤ ਕ੍ਰੋਧ ਕੀਤਾ ਅਤੇ ਉਥੇ ਆਇਆ ਜਿਥੇ ਰਾਜਾ ਬੈਠਾ ਸੀ। (ਤਦ) 
ਦ੍ੋਪਤੀ ਉਤੇ ਉਸ ਨੇ ਪੈਰਾਂ ਦਾ ਵਾਰ ਕੀਤਾ। ਉਸ ਨੂੰ ਪੰਜਾਂ ਪਾਂਡਵਾਂ ਨੇ ਵੇਖ _ਲਿਆ।੬। 

ਤਦ ਭੀਮ ਬਹੁਤ ਕ੍ਰੋਧ ਨਾਲ ਭਰ ਗਿਆ, ਪਰ ਰਾਜੇ (ਯੁਧਿਸ਼ਟਰ) _ਨੇ ਅੱਖ ਦੇ 
ਇਸ਼ਾਰੇ ਨਾਲ ਰੋਕ ਦਿੱਤਾ। (ਉਸ ਨੇ) ਦ੍ਰੋਪਤੀ ਨੂੰ ਕੋਲ ਬੁਲਾ ਕੇ ਸਿਖਾ ਦਿੱਤਾ ਕਿ ਤੂੰ ਕ੍ਰੀਚਕ 
ਨੂੰ ਇਸ ਤਰ੍ਹਾਂ _ਕਹਿ।੭। 
ਦੰਹਰਾ 

ਦ੍ਰੋਪਤੀ ਬਹੁਤ ਚਤੁਰ ਸੀ ਹੀ ਅਤੇ (ਫਿਰ) ਪਤੀ ਨੇ ਚੰਗੀ ਤਰ੍ਹਾਂ ਸਮਝਾ ਵੀ _ਦਿੱਤਾ। 
(ਪਤੀ ਨੇ ਤਾਂ) ਇਕ ਗੱਲ ਕਹੀ ਸੀ, ਉਸ ਨੇ ਵੀਹ ਗੱਲਾਂ ਬਣਾ ਕੇ ਕਹਿ ਦਿੱਤੀਆ।੮। 
ਜੱਪਣਾ 

ਦ੍ਰੋਪਤੀ ਨੇ ਕ੍ਰੀਚਕ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੇਰੇ ਉਤੇ ਬਹੁਤ ਰੀਝ ਗਈ ਹਾਂ। 


ਰਾਤ ਨੂੰ 'ਮੂੰਨਿਸਾਲ' (ਮੰਨੀ ਥਾਂ ਜਾਂ ਰਸੋਈ) ਵਿਚ ਆ ਜਾਈਂ ਅਤੇ ਮੇਰੇ ਨਾਲ _ਕਾਮ ਭੋਗ 
ਹਾ 


[ %4 


ਕਰ ਦਿੱਤੇ।੧0। 
ਸਵੇਰ ਵੇਲੇ (ਸਾਰੇ) ਕ੍ਰੀਚਕ ਰੋਹ ਨਾਲ ਭਰ ਗਏ ਅਤੇ ਦ੍ਰੋਪਤੀ ਦੇ ਵਾਲਾਂ ਨੂੰ ਚੰਗੀ 


ਤਰ੍ਹਾਂ ਨਾਲ ਪਕੜ _ਲਿਆ। (ਕਹਿਣ _ਲਗੇ-) ਇਸ ਨੂੰ ਅਗਨੀ ਵਿਚ _ਸਾੜਾਂਗੇ। ਜਿਥੇ (ਸਾਡਾ) 
ਭਰਾ ਗਿਆ ਹੈ, ਉਥੇ _ਭੇਜ _ਦਿਆਂਗੇ।੧੧। 


੭੨੪ 


ਸੀ _ਦਸਮ-ਗ੍ਰੰਥ ਸਾਹਿਬ 


ਗਹਿ ਕੇ ਕੇਸ ਤਾਹਿ ਲੈ ਚਲੇ। ਕ੍ਰੀਚਕ ਬੀਰ ਸੂਰਮਾ ਭਲੇ। 
ਤਬ ਹੀ ਕੋਪ ਭੀਮ ਅਤਿ ਭਰਿਯੋ। ਗਹਿ ਕੈ ਤਾਰ ਬ੍ਰਿਛ ਕਰਿ ਧਰਿਯੋ। ੧੨। 


ਜਾ ਕੌ ਕੋਪਿ ਬ੍ਰਿਛ ਕੀ ਮਾਰੈ। ਤਾ ਕੋ ਮੂੰਡ ਚੌਥਿ ਹੀ ਡਾਰੈ। 
ਕਾਹੂੰ _ਪਕਰਿ ਟਾਂਗ ਤੇ ਆਵੈ। _ਕਿਸੂ ਕੇਸ ਤੇ ਐੱਚਿ ਬਿਗਾਵੈ। ੧੩। 


ਕਨਿਯਾ ਬਿਖੈ ਕ੍ਰੀਚਕਨ ਧਾਰੈ। ਬਰਤ _ਚਿਤਾ ਭੀਤਰ ਲੈ ਡਾਰੈ। 
ਸਹਸ ਪਾਂਚ ਕ੍ਰੀਚਕ ਸੰਗ ਮਾਰਿਯੋ। _ਨਿਜੁ ਨਾਰੀ ਕੋ ਪ੍ਰਾਨ ਉਬਾਰਿਯੋ। _੧੪। ੧। 


/ਏੱਤ ਹੀ ਲਾਰਤ੍ਹ ਪਖੂਯਨੇ ,ਊਆ ਗਾਠਤੇ ਅੰਤਾਂ ਭੂਪ ਸੰਭਾਏੇ /ਟਕਾ ਸੌ ੌਰਾਲੀਵੇਂ ਗਨ ਸਆਖਤਮ 
ਗਤ ਨਭਨ ਸਤ? _5੮8/ =੫੪=/ #ਫਲੰ/ 


ਦੰਹਰਾ 
ਏਕ _ਬਨਿਕ ਕੀ _ਭਾਰਜਾ ਅਕਬਰ _ਬਾਦ _ਮੰਝਾਰ। 
ਦੇਵ ਦੈਤ ਰੀਝੈ ਨਿਰਖਿ ਸ੍ਰੀ _ਰਨ ਰੰਗ ਕੁਮਾਰਿ। ੧। 


ਘਣਾ 

ਸੀ ਅਕਬਰ _ਆਖੇਟ _ਸਿਧਾਯੋ। ਤਾ ਕੋ ਰੂਪ _ਨਿਰਖਿ _ਬਿਰਮਾਯੋ। 

ਸਖੀ ਏਕ ਤਿਹ ਤੀਰ ਪਠਾਈ। ਤਾਹਿ ਆਨਿ ਮੁਹਿ ਦੇਹਿ ਮਿਲਾਈ। ੨। 
ਤਬ 


ਚਲ ਸਖੀ ਭਵਨ ਤਿਹ ਗਈ। ਵਾ ਕੌ ਭੇਦ ਜਤਾਵਤ ਭਈ। 
ਸੋ _ਹਜਰਤਿ ਕੇ ਧਾਮ ਨ ਆਈ। ਹਜਰਤਿ ਜੂ ਗ੍ਰਿਹਿ ਲਏ ਬੁਲਾਈ। ੩। 


ਰੀ 


ਕਹੌ_ਤੋ_ਅਥੈ ਡਾਰਿ ਲਘੁ ਆਊ। ਬਹੁਰਿ ਤਿਹਾਰੀ ਸੇਜ _ਸੁਹਾਊ। 
ਯੌ ਕਹਿ ਜਾਤ ਤਹਾ ਤੇ ਭਈ। ਗ੍ਰਿਹ ਕੀ ਐੱਚਿ ਕਿਵਰਿਯਾ ਦਈ। ੫। 


ਪਤਿ ਕਹ ਜਾਇ ਸਕਲ ਸੁਧਿ ਦਈ। ਸੰਗ _ਕਰਿ ਨਾਥੇ ਲ੍ਯਾਵਤ ਭਈ। 
ਅਤਿ ਤਬ ਕੋਪ ਬਨਿਕ ਕੋ ਭਯੋ। ਛਿਤ੍ਰ ਉਤਾਰਿ ਹਾਥ ਮੈ ਲਯੋ। ੬। 


ਹਜਰਤਿ ਕੋ _ਪਨਹੀ ਸਿਰ ਝਾਰੈ। ਲਜਤ ਸਾਹ ਨਹਿ ਬਚਨ ਉਚਾਰੈ। 
ਜੂਤਨਿ ਮਾਰਿ ਭੋਹਰੇ _ਦਿਯੋ। ਵੈਸਹਿ ਦੈ ਦਰਵਾਜੋ ਲਿਯੋ। _੭। 


ਦੰਹਾਰਾ 
ਪ੍ਰਾਤ ਭਏ _ਕੁਟਵਾਰ ਕੇ ਭਈ ਪੁਕਾਰੂ _ਜਾਇ। 
ਕਾਜੀ ਮੁਫਤੀ ਸੰਗ ਲੈ ਤਹਾ ਪਹੂਚੀ ਆਇ। ੮। 
ਚੋਰ ਜਾਰ ਕੈ ਸਾਧ ਕਉ ਸਾਹੁ _ਕਿਧੋ _ਪਾਤਿਸਾਹ। 
ਆਪਨ ਹੀ _ਚਲਿ ਦੇਖਿਯੈ ਏ ਕਾਜਿਨ ਕੋ ਨਾਹ। ੯। 


ਚਰਿਤ੍ਰ ਪਾਖਿਆਨ ੭੨੫ 


(ਉਸ ਦੇ) ਵਾਲ ਪਕੜ ਕੇ ਉਥੇ ਲੈ ਚਲੇ ਜਿਥੇ ਬਾਂਕੇ ਕ੍ਰੀਚਕ ਸੂਰਮੇ ਸਨ। ਤਦ ਹੀ 
ਭੀਮ ਕ੍ਰੋਧ ਨਾਲ ਭਰ _ਗਿਆ। ਇਕ ਤਾੜ ਦਾ ਬ੍ਰਿਛ ਹੱਥ ਵਿਚ ਧਾਰਨ ਕਰ _ਲਿਆ।੧੨। 


ਜਿਸ ਨੂੰ ਕ੍ਰੋਧਿਤ ਹੋਕੇ ਬ੍ਰਿਛ (ਦੀ ਸਟ) ਮਾਰਦਾ ਸੀ, ਉਸ ਦਾ ਸਿਰ ਚਿਥ ਦਿੰਦਾ 
ਸੀ। ਕਿਸੇ ਨੂੰ ਟੰਗੋਂ ਪਕੜ ਕੇ ਮਾਰਦਾ ਸੀ। ਕਿਸੇ ਨੂੰ ਕੇਸਾਂ ਤੋਂ ਪਕੜ ਕੇ _ਵਗਾ ਮਾਰਦਾ 
ਸੀ।੧੩। 

ਕੱਛਾਂ (ਕਨਿਯਾ”) ਵਿਚ ਕ੍ਰੀਚਕਾਂ ਨੂੰ ਚੁਕ ਲਿਆ ਅਤੇ _ਬਲਦੀ _ਚਿਤਾ ਵਿਚ ਸੁਟ 
ਦਿੱਤੇ। (ਉਸ ਇਕ) ਕ੍ਰੀਚਕ ਨਾਲ _ਪੰਜ _ਹਜ਼ਾਰ ਹੋਰ ਕ੍ਰੀਚਕ _ਮਾਰੇ। (ਇਸ ਤਰ੍ਹਾਂ) ਆਪਣੀ 
ਇਸਤਰੀ ਦੇ ਪ੍ਰਾਣ ਬਚਾਏ।੧੪। 

/ਏਥੋਂ ਨੰ ਯਾਰੇਤੁੱਪ/ਮਆਨ ਦੇ ਤੱਆ ਲਾਰਤੂ ਦੇ ਆਹੀਂ ਭੂਆ ਸੰਵਾਦ ਦੇ 5੮੬ਵੋੈ' ਲਾੰਰਤਹ ਦੀ ਸਮਪਤੀ 

ਅੜ ਲਭ ਹੰ/ _5੮8/ =੫੪੩/ _ਚਲਦਾ/ 


ਇਕ _ਬਾਨੀਏ ਦੀ ਇਸਤਰੀ ਅਕਬਰਾਬਾਦ ਵਿਚ (ਰਹਿੰਦੀ ਸੀ)। ਉਸ ਸੀ ਰਨ ਰੰਗ 
ਨੂੰ 


ਤਦ ਸਖੀ ਚਲ ਕੇ ਉਸ ਦੇ ਘਰ ਗਈ ਅਤੇ ਉਸ ਨੂੰ ਸਾਰੀ ਗੱਲ (ਚੰਗੀ ਤਰ੍ਹਾਂ) ਦਸੀ। 
ਉਹ ਬਾਦਸ਼ਾਹ ਦੇ ਘਰ ਨ ਗਈ, ਸਗੋਂ _ ਬਾਦਸ਼ਾਹ ਨੂੰ (ਆਪਣੇ) _ਘਰ ਬੁਲਾ _ਲਿਆ।੩। 

ਜਦ ਬਾਦਸ਼ਾਹ ਉਸ ਦੇ ਘਰ _ਆਇਆ। ਤਾਂ ਇਸਤਰੀ ਦੀ ਸੇਜ ਉਤੇ _ਬੈਠਾ। ਤਦ 
ਰਾਣੀ (ਇਸਤਰੀ) ਨੇ ਉਸ ਨੂੰ ਕਿਹਾ-- ਹੇ ਪ੍ਰਾਣ ਪਿਆਰੇ ਬਾਦਸ਼ਾਹ! ਸੁਣੋ।੪। 

ਜੇ ਆਗਿਆ ਦਿਓ ਤਾਂ ਮੈਂ ਲਘੂ ਸ਼ੰਕਾ (ਪਿਸ਼ਾਬ) ਕਰ ਆਵਾਂ। ਫਿਰ ਤੁਹਾਡੀ ਸੇਜ ਨੂੰ 
ਸੁਹਾਵਣਾ ਬਣਾਵਾਂ। ਇਹ ਕਹਿ ਕੇ ਉਥੋਂ ਚਲੀ ਗਈ ਅਤੇ ਘਰ ਦੇ ਕਿਵਾੜ ਕਸ ਕੇ ਬੰਦ 
ਕਰ ਦਿੱਤੇ।੫। 


ਨੂ ਅਤੇ ਨੂੰ ਨਾਲ ਲੈ ਕੇ ਆ ਗਈ। ਤਦ 
ਬਾਨੀਏ ਨੇ _ਬਹੁਤ ਕ੍ਰੋਧ ਕੀਤਾ ਅਤੇ ਜੁਤੀ ਉਤਾਰ ਕੇ _ਹੌਥ ਵਿਚ ਪਕੜ _ਲਈ।੬। 


ਤਰ੍ਹਾਂ ਦਰਵਾਜ਼ਾ _ਬੰਦ _ਕਰ _ਦਿੱਤਾ।੭। 
ਦੰਹਰਾ 
ਸਵੇਰ ਹੁੰਦਿਆਂ ਹੀ ਕੋਤਵਾਲ ਕੋਲ ਜਾ ਕੇ ਪੁਕਾਰ _ਕੀਤੀ। ਕਾਜ਼ੀ ਤੇ ਮੁਫ਼ਤੀ ਨੂੰ ਨਾਲ 


ਲੈ ਕੇ ਉਥੇ ਆ ਪਹੁੰਚੀ।੮। (ਉਹ) ਕੋਈ ਚੋਰ ਹੈ, ਯਾਰ ਹੈ, ਸਾਧ ਹੈ, ਸ਼ਾਹ ਹੈ ਜਾਂ ਬਾਦਸ਼ਾਹ 
ਹੈ (ਮੈਨੂੰ ਪਤਾ ਨਹੀਂ)। ਹੇ ਸ਼ਿਰੋਮਣੀ ਕਾਜ਼ੀ! ਤੁਸੀਂ ਆਪ ਹੀ ਚਲ ਕੇ ਵੇਖ ਲਵੋ।੯। 


੭੨੬ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ? 
ਪਤਿ ਤ੍ਰਿਯ ਬਚਨ _ਭਾਖਿ ਭਜਿ ਗਏ। ਹੇਰਤ ਤੇ ਅਕਬਰ ਕਹ _ਭਏ। 
ਹਜਰਤਿ _ਲਜਤ ਬਚਨ ਨਹਿ _ਬੋਲੈ। ਨ੍ਯਾਇ _ਰਹਿਯੋ ਸਿਰ ਆਂਖਿ ਨ ਖੋਲੈ। ੧0। 


ਜੇ ਕੋਈ ਧਾਮ ਕਿਸੀ ਕੇ ਜਾਵੈ। ਕ੍ਯੋ ਨਹਿ ਐਸ ਤੁਰਤ ਫਲੁ _ਪਾਵੈ। 
ਜੇ ਕੋਊ ਪਰਨਾਰੀ ਸੋ _ਪਾਗੈ। _ਪਨਹੀ ਇਹਾ ਨਰਕ _ਤਿਹ _ਆਗੈ। _੧੧। 


ਜਬ ਇਹ ਭਾਤਿ ਹਜਰਤਿਹਿ ਭਯੋ। ਬਹੁਰਿ ਕਿਸੂ ਕੇ ਧਾਮ ਨ ਗਯੋ। 
ਜੈਸਾ ਕਿਯ ਤੈਸਾ ਫਲ ਪਾਯੋ। _ਦੁਰਾਚਾਰ ਚਿਤ ਤੇ _ਬਿਸਰਾਯੋ। ੧੨। ੧। 


/ਏੱਤਾ ਸੰ ਰਤ ੫ਲ੍ਹਯਾਨੇ ਆ ਲਾਰੇਤ੍ਰੇ ਮਤਾਂ ਝੂਪ ਨੰਕਾਏੇ /ਏਕ' ਐਂ _ਪਚਾਨੀਵੇਂ ਲਾਂਨਤ ਨਮਮਤਨ 
ਗਤ ਨਭਨ ਸ੍ਤ/ 5੮੫੭ ਤ੫੫੫/ #ਫਲੀ/ 


ਦੰਹਾਰਾ 
ਮਦੂ ਦੇਸ ਇਕ _ਛਤ੍ਜਾ _ਅਚਲ ਕਲਾ ਤਿਹ _ਨਾਉ। 
ਅਧਿਕ ਦਰਬ ਤਾ ਕੇ ਰਹੈ ਬਸਤ ਦਯਾਲ ਪੁਰ _ਗਾਉ। _੧। 
ਚੱਪਣਾ 
ਰਵਿ ਜਬ ਹੀ ਅਸਤਾਚਲ _ਗਏ। ਪ੍ਰਾਚੀ ਦਿਸਾ ਚੰਦੂ _ਪ੍ਰਗਟਏ। 
ਜਾਰਿ ਦੀਵਟੈ ਤਸਕਰ _ਧਾਏ। ਤਾ ਕੇ ਤਾਕਿ ਭਵਨ ਕਹ ਆਏ। ੨। 
ਦੰਹਰਾ 
ਠਾਢਿ ਭਏ ਤਿਹ ਬਾਲਕੇ ਸਿਰ ਪਰ ਖੜਗ _ਨਿਕਾਰਿ। 
ਕੈ ਧਨ ਦੇਹਿ ਬਤਾਇ ਕੈ ਨਹ ਤੁਹਿ ਦੇਹਿ ਸੰਘਾਰਿ। ੩। 
ਚੱਪਣਾ 
ਜਬ _ਅਬਲਾ _ਐਸੇ ਸੁਨਿ _ਪਾਯੋ। _ਕਛੂਕ ਧਾਮ ਕੋ _ਦਰਬੁ _ਦਿਖਾਯੋ। 
ਬਹੁਰਿ ਕਹਿਯੋ ਮੈ ਦਰਬੁ ਦਿਖਾਊ। ਜੌ ਮੈ ਦਾਨ ਜੀਵ ਕੋ _ਪਾਊ। ੪। 
ਮਾਵੰਯਾ 
ਕਾਹੇ ਕੌ ਆਜੁ ਸੰਘਾਰਤ ਮੋ ਕਹ ਸੰਗ ਚਲੋ ਬਹੁ ਮਾਲ _ਬਤਾਊ। 
ਰਾਖਿ ਮਹਾਬਤਿ ਖਾਨ ਗਏ ਸਭ ਹੀ ਇਕ ਬਾਰ ਸੁਤੇ ਹਰਿ ਲਯਾਊ। 
ਪੂਤਨ ਪ੍ਰੋਤਨ ਲੌ ਸਭ _ਕੋ ਛਿਨ ਭੀਤਰਿ ਆਜੁ _ਦਰਦ੍ਰਿ ਬਹਾਊ। 
ਲੀਜਹੁ ਲੂਟਿ ਸਭੈ ਤੁਮ ਤਾ ਕਹ ਮੈਂ ਅਪਨੋ ਨਹਿ ਪਾਨ ਛੁਆਊ। ੫। 


ਚੱਪਲਾਂ 


ਸੁਨਤ ਬਚਨ ਤਸਕਰ ਤੇ ਭਏ। ਤ੍ਰਿਯ ਕੌ ਸੰਗ ਤਹਾ ਲੈ _ਗਏ। 
ਜਹ ਕੋਠਾ ਦਾਰੂ ਕੋ _ਭਰਿਯੋ। ਤਹੀ ਜਾਇ _ਤਸਕਰਨ _ਉਚਰਿਯੋ। _੬। 


ਚਰਿਤ੍ਰ ਪਾਖਿਆਨ 04016 


ਜੱਪਣਾ 

ਪਤੀ ਅਤੇ ਪਤਨੀ ਗੱਲ ਕਹਿ ਕੇ ਭਜ ਗਏ ਅਤੇ ਅਕਬਰ ਨੂੰ ਵੇਖਣ ਲਗੇ। ਬਾਦਸ਼ਾਹ 
ਸ਼ਰਮ _ਦਾ ਮਾਰਿਆ ਬਚਨ ਬੋਲਦਾ ਨਹੀਂ _ਸੀ। _ਸਿਰ ਨੀਵਾਂ ਕੀਤਾ ਹੋਇਆ ਸੀ ਅਤੇ ਅਖ 
ਖੋਲ੍ਹਦਾ ਨਹੀਂ _ਸੀ।੧0। 

ਜੇ ਕੋਈ (ਵਿਅਕਤੀ) ਕਿਸੇ ਦੇ ਘਰ (ਅਜਿਹੇ ਕੰਮ ਲਈ) ਜਾਵੇ, ਤਾਂ ਤੁਰਤ ਅਜਿਹਾ 
ਕਿਉਂ ਨ ਫਲ ਪਾਵੇ। ਜੇ ਕੋਈ ਪਰਾਈ ਇਸਤਰੀ ਵਿਚ ਮਗਨ ਹੋਵੇ ਤਾਂ ਇਥੇ ਉਸ 
ਜੁਤੀਆਂ ਪੈਣ ਗੀਆਂ ਅਤੇ ਅਗੇ ਨਰਕ _ਮਿਲੇਗੀ।੧੧। 


0੨੧੨ 


ਜਦ ਬਾਦਸ਼ਾਹ ਨਾਲ ਇਸ ਤਰ੍ਹਾਂ ਦੀ (ਘਟਨਾ) ਹੋਈ, ਤਾਂ ਫਿਰ ਉਹ ਕਿਸੇ ਦੇ ਘਰ ਨ 
ਗਿਆ। ਜਿਹੋ ਜਿਹਾ ਕੀਤਾ ਸੀ, ਉਹੋ ਜਿਹਾ ਫਲ ਪ੍ਰਾਪਤ ਕਰ ਲਿਆ ਅਤੇ ਦੁਰਾਚਾਰ ਨੂੰ 
ਮਨ ਵਿਚੋ ਵਿਸਾਰ _ਦਿੱਤਾ।੧੨। 

/ਏਥੋਂ ਨੰ ਗਰੇਤੁੱਪ/ਮਆਨ ਦੇ ਤੁਆ ਲਾਰਤੂ ਦੇ ਆਹਾ ਭੂਆ ਨੰਵਾਏ ਦੇ 5੮੫੬ਵੈ' ਲਾਠਤ੍ਹ ਟੀ ਸਮਾਪਤੀ 

੭ ਭਾ ਹੈ? 5੮੦/ ੨੫%੦/# ਲਲਦਾ/ 
ਦੰਹਾਰਾ 

ਮਦੂ ਦੇਸ਼ ਵਿਚ ਛਤ੍ਰੀ ਦੀ ਧੀ ਸੀ ਜਿਸ ਦਾ ਨਾਮ ਅਚਲ ਕਲਾ ਸੀ। ਉਸ ਪਾਸ 
ਬਹੁਤ ਧਨ ਸੀ ਅਤੇ _ਦਿਆਲਪੁਰ ਪਿੰਡ _ਵਿਚ ਰਹਿੰਦੀ ਸੀ।੧। 
ਜੱਪਣਾ 


(“ਦੀਵਟੈ”) ਜਗਾ ਕੇ ਚੋਰ ਚਲ ਪਏ ਅਤੇ ਲਭ _ਲਭਾ ਕੇ ਉਸ ਦੇ ਘਰ ਵਲ ਆਏ।੨। 
ਦੰਹਰ” 

ਉਹ ਤਲਵਾਰਾਂ ਕਢ _ਕੇ ਉਸ ਇਸਤਰੀ ਦੇ ਸਿਰ ਉਤੇ ਆ ਖੜੋਤੇ। 
) ਜਾਂ ਤਾਂ ਧਨ ਦਸ ਦੇ, ਨਹੀਂ ਤਾਂ ਤੈਨੂੰ ਮਾਰ ਦੇਵਾਂਗੇ।੩। 
ਚੱਪਾਣ 

ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ ਤਾਂ ਘਰ ਦਾ ਕੁਝ ਕੁ ਧਨ ਵਿਖਾਇਆ। ਫਿਰ 
ਕਿਹਾ-- ਮੈਂ ਹੋਰ ਧਨ ਵੀ ਵਿਖਾਉਂਦੀ ਹਾਂ ਜੇ ਮੇਰੀ ਜਾਨ _ਬਖੁਸ਼ੀ ਕਰ _ਦਿਓ।੪। 
੭ਾਵੰਯਾ 

(ਤੁਸੀਂ) ਮੈਨੂੰ ਅਜ ਕਿਉਂ ਮਾਰਦੇ ਹੋ, ਮੇਰੇ ਨਾਲ ਚਲੋ (ਮੈਂ ਤੁਹਾਨੂੰ) ਬਹੁਤ _ਮਾਲ 
ਦਸਾੰਗੀ। (ਉਸ) ਸਾਰੇ ਮਾਲ ਨੂੰ ਮਹਾਬਤਿ ਖਾਨ ਰਖ ਕੇ ਗਿਆ ਹੈ, ਉਸ (ਮਾਲ) ਨੂੰ ਇਕੋ 
ਵਾਰ ਹਰ _ਲਿਆਵਾਂਗੀ। (ਤੁਹਾਡੇ) ਪੁੱਤਰਾਂ _ਪੋਤਰਿਆਂ ਤਕ ਸਭ _ਦੀ ਗ਼ਰੀਬੀ ਅਜ _ਛਿਣ ਭਰ 
ਵਿਚ ਦੂਰ ਕਰ _ਦਿਆਂਗੀ। ਉਸ ਸਾਰੇ (ਮਾਲ) ਨੂੰ ਤੁਸੀਂ ਲੁਟ ਲਵੋ, ਮੈਂ _ਉਸ ਨੂੰ ਆਪਣਾ ਹੱਥ 
ਤਕ ਨਹੀ! ਲਗਾਵਾਂਗੀ।੫। 
ਚੱਪਾਣ 

(ਇਸਤਰੀ ਦੇ) ਬੋਲ ਸੁਣ ਕੇ ਚੋਰ ਤਿਆਰ ਹੋ ਨੂ 
ਜਿਥੇ ਦਾਰੂ (ਬਾਰੂਦ) ਦਾ ਕੋਠਾ ਭਰਿਆ ਹੋਇਆ ਸੀ, ਉਥੇ ਜਾ ਕੇ ਚੋਰਾਂ ਨੂੰ ਕਿਹਾ!।੬। 


(ਕਹਿਣ ਲਗੇ! 


ਗਏ। ਇਸਤਰੀ ਨੂੰ ਉਥੇ ਨਾਲ ਲੈ ਗਏ। 


੭੨੬੮ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਅਗਨਿ _ਬਾਨ ਸੋ _ਬਾਧਿ ਤ੍ਰਿਯ ਤਹ ਕੌ ਦਈ ਚਲਾਇ। 
ਕਾਲ ਸਭਨ ਤਿਨ ਕੋ _ਹੁਤੋਂ ਪਰਿਯੋ ਤਹੀ ਸਰ ਜਾਇ। ੭। 
ਚੱਪਾਣ? 
ਤਸਕਰ _ਜਾਰਿ _ਮਸਾਲੈ ਪਰੇ। ਦਾਰੂ ਬਿਖੈ ਅੰਗਾਰੇ ਝਰੇ। 
ਸਭ ਤਸਕਰ ਤਬ ਹੀ ਉਡ ਗਏ। ਭੂਚਰ ਤੇ ਖੇਚਰ ਸੋ _ਭਏ। ੮। 


ਦਾਰੂ ਉਡਤ ਚੋਰਿ ਉਡਿ ਗਏ। ਸਭ ਹੀ ਫਿਰਤ ਗਗਨ ਮੋ _ਭਏ। 
ਦਸ ਦਸ ਕੋਸ ਜਾਇ ਕਰ ਪਰੇ। ਹਾਡ ਗੋਡ ਨਹਿ ਮੂੰਡ ਉਬਰੇ। ੯। 


ਏਕੈ ਬਾਰ ਚੋਰ ਉਡ ਗਏ। _ ਜੀਵਤ ਏਕ ਨ _ਬਾਚਤ _ਭਏ। 
ਇਹ ਚਰਿਤ੍ਰ ਅਬਲਾ _ਤਿਹ _ਮਾਰਿਯੋ। _ਛਲ _ਕੇ _ਅਪਨੋ ਧਾਮ _ਉਬਾਰਿਯੋ। _੧0। 


ਇਹ ਛਲ ਸਭ _ਚੋਰਨ ਕਹ _ਘਾਈ। _ਬਹੁਰੈ ਧਾਮ ਆਪਨੋ ਆਈ। 
ਇੰਦੂ ਬਿਸਨ ਬੁਹਮਾ ਸਿਵ ਹੋਈ। ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ। ੧੧। ੧। 
/ਏੱਤਾ ਹੀ ਗਾਨਤ _ਪਲ੍ਯਾਨੇ /ਤਿਆ ਗਾੰਠਤੇ ਮੰਤ ਝੂਪ ਸਲਾਦ /ਏਕਾ ਸੋ ਡਆਨੀਵੇਂ ਲਾਠਤ੍ੂਹ ਸਮਾਪਤਮ 
ਗਤ ਸ਼ੜਮਆ ਸਤ) _5੮੬/ =੩੫੬੬/ #ਫਰੀ/ 
ਚੱਪਣਾ 
ਕਾਮ _ਕਲਾ _ਕਾਮਨਿ ਇਕ _ਸੁਨੀ। ਬੇਦ ਸਾਸਤ੍ਰ ਭੀਤਰਿ ਅਤਿ ਗੁਨੀ। 
ਤਾ ਕੋ ਪੁਤ ਨ ਆਗ੍ਯਾ ਮਾਨੈ। ਯਾ ਤੇ ਮਾਤ ਕੋਪ ਚਿਤ ਠਾਨੈ। _੧। 


ਕੁਬੁਧਿ ਬਿਖੈ ਦਿਨੁ _ਰੈਨਿ _ਗਵਾਵੈ। ਮਾਤ ਪਿਤਾ ਕੋ _ਦਰਬੁ ਲੁਟਾਵੈ। 
ਗੁੰਡਨ ਸਾਥ _ਕਰੈ _ਗੁਜਰਾਨਾ। ਕਰਤ _ਕੁਬਿਰਤਿ _ਪਿਯਤ ਮਦ _ਪਾਨਾ। _੨। 


ਕੋ ਭ੍ਰਾਤ ਦੁਤਿਯ ਸੁਭ _ਕਾਰੀ। ਜੂਪ ਰਹਿਤ ਨ ਕਛੂ ਦੁਰਚਾਰੀ। 
ਸੌ ਨੇਹ ਮਾਤ ਕੋ ਰਹੈ। ਯਾ ਕੌ _ਬੇਗਿ ਸੰਘਾਰੋ ਚਹੈ। ੩। 
ਏਕ ਦਿਵਸ ਜਬ ਸੋ _ਘਰ ਆਯੋ। _ਸੋਤ ਛਾਪਰੀ ਮਾਝ _ਤਕਾਯੋ। 
ਟਟਿਆ ਦ੍ਰਾਰ ਆਗਿ ਦੈ ਦਈ। ਸੁਤ ਕੋ ਮਾਤ _ਜਰਾਵਤ _ਭਈ। _੪। 


ਮਾਤ ਪੂਤ ਕੌ ਪ੍ਰਥਮ _ਜਰਾਯੋ। ਰੋਇ ਰੋਇ ਸਭ _ਜਗਤ ਸੁਨਾਯੋ। 
ਆਗਿ ਲਗਾਇ ਪਾਨਿ ਕੌ ਧਾਈ। ਮੂਰਖ ਬਾਤ ਨ ਕਿਨਹੂੰ ਪਾਈ। ੫। ੧। 


/ਏੱਤਾ ਹੀ ਯਾਨਤ _੫ਲ੍ਯਾਨੇ /ਤਿਆ ਗਤ ਮੰਤ ਡੂਪ ਸੰਲਾਦੇ ਏਕਾ ਸੌ ਸ਼ਤਾਲੀਵੇਂ ਲਹੇੜਹ ਸ਼ਮਪਤਨਆ 
ਗਤ ਨਭਨ ਸਤ) _9੮੭/ =੫੭5/ #ਫਲੀ/ 


ਚਰਿਤ੍ਰ ਪਾਖਿਆਨ ੭੨੯ 


ਦੰਹਾਰਾ 
ਇਸਤਰੀ ਨੇ ਬਾਣ ਨਾਲ ਅਗਨੀ ਬੰਨ੍ਹ ਕੇ ਉਧਰ ਨੂੰ ਛਡ ਦਿੱਤਾ। ਸਾਰਿਆਂ ਚੋਰਾਂ ਦਾ 
ਕਾਲ ਰੂਪ _ਤੀਰ ਉਥੇ ਜਾ _ਪਿਆ।੭। 


ਚੱਪਲਾਂ 


ਜਾ 
ਡਿਗੇ। (ਬਾਰੂਦ ਦੇ ਫਟਣ ਨਾਲ) ਤਦ ਹੀ 


ਸਾਰੇ ਉ ਉਤੇ ਚਲਣ 
ਆਕਾਸ਼-ਚਾਰੀ _ਹੋ_ਗਏ।੮। 
ਬਾਰੂਦ ਦੇ ਉਡਣ ਨਾਲ ਚੋਰ ਉਡ ਗਏ ਅਤੇ ਸਾਰੇ ਆਕਾਸ਼ ਵਿਚ ਘੁੰਮਣ ਲਗ 
ਗਏ। ਦਸ ਦਸ ਕੋਹ ਦੂਰ ਜਾ ਕੇ ਡਿਗੇ ਅਤੇ ਹਡ ਗੋਡੇ ਅਤੇ ਸਿਰ (ਸਭ) ਖ਼ਤਮ ਹੋ 
ਗਏ।੯। 
ਇਕੋ ਹੀ ਵਾਰ ਚੋਰ (ਸਾਰੇ) ਉਡ _ਗਏ। (ਉਨ੍ਹਾਂ ਵਿਚੋਂ) ਇਕ ਵੀ ਜੀਉਂਦਾ ਨ 
ਬਚਿਆ। ਇਸ ਚਰਿਤ੍ਰ _ਨਾਲ ਇਸਤਰੀ ਨੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਛਲ _ਨਾਲ ਆਪਣਾ 


ਘਰ ਬਚਾ _ਲਿਆ।੧0। 
ਇਸ ਛਲ ਨਾਲ ਸਾਰਿਆਂ ਚੋਰਾਂ ਨੂੰ ਮਾਰ ਕੇ ਫਿਰ ਆਪਣੇ ਘਰ ਨੂੰ ਆਈ। ਇੰਦਰ, 
ਵਿਸ਼ਣੂ, ਬੁਹਮਾ, ਸ਼ਿਵ (ਕੋਈ ਵੀ) ਹੋਵੇ, ਇਸਤਰੀ ਚਰਿਤ੍ਰ ਤੋਂ ਕੋਈ ਵੀ ਬਚ ਨਹੀਂ ਸਕਦਾ।੧੧। 
/ਏਥੋ ਗੰ ਾਰੇਤੂੱਪ/ਮਆਨ ਦੇ ਤੰਆ ਲਾਰਤੂ ਦੇ ਮੰਡੀ ਡੂਪ ਸੰਵਾਦ ਦੇ 5੮੬ਵੈ' ਲਾਠਤ੍ਹ ਟੀ ਸ਼ਮਪਤ 
ਭਾ ਲਭ _ਹ/ 5੮੬7 =੫੬੬/ `ਜ਼ਲਦਾ/ 


ਚੱਪਣਾ 

ਕਾਮ ਕਲਾ ਨਾਂ ਦੀ ਇਕ ਇਸਤਰੀ ਸੁਣੀਂਦੀ ਸੀ ਜੋ ਵੇਦ ਸ਼ਾਸਤ੍ੁ ਵਿਚ ਬਹੁਤ ਗੁਣਵਾਨ 
ਸੀ। ਉਸ ਦਾ ਪੁੱਤਰ ਆਗਿਆ ਨਹੀਂ _ਮੌਨਦਾ _ਸੀ। ਇਸ ਲਈ ਮਾਤਾ ਸਦਾ ਚਿਤ ਵਿਚ 
ਕੋਧਿਤ ਰਹਿੰਦੀ _ਸੀ।੧। 

(ਉਹ ਪੁੱਤਰ) ਮਾੜੀ ਬੁਧੀ ਵਿਚ _ਹੀ ਦਿਨ ਰਾਤ ਬਤੀਤ ਕਰਦਾ ਸੀ ਅਤੇ ਮਾਤਾ 
ਪਿਤਾ ਦੇ _ਧਨ ਨੂੰ ਲੁਟਾਈ ਜਾਂਦਾ ਸੀ। ਉਹ ਗੁੰਡਿਆਂ ਨਾਲ ਸਮਾਂ ਬਤੀਤ ਕਰਦਾ ਸੀ ਅਤੇ 
ਸ਼ਰਾਬ ਪੀ ਕੇ ਮਾੜੇ ਕੰਮ ਕਰਦਾ ਸੀ।੨। 

ਉਸ ਦਾ ਦੂਜਾ ਭਰਾ ਸ਼ੁਭ ਕਰਮ ਕਰਨ ਵਾਲਾ ਸੀ। (ਉਹ) ਜੂਏ ਤੋਂ ਰਹਿਤ ਸੀ ਅਤੇ 
ਕੁਝ _ਵੀ _ਦੁਰਾਚਾਰ ਨਹੀਂ (ਕਰਦਾ) _ਸੀ। _ਉਸ _ਨਾਲ ਮਾਤਾ ਨੂੰ ਪਿਆਰ ਸੀ ਅਤੇ ਇਸ 
(ਕੁਪੁੰਤਰ) ਨੂੰ ਮਾਰ _ਦੇਣਾ ਚਾਹੁੰਦੀ _ਸੀ।੩। 

ਇਕ ਦਿਨ ਜਦ _ਉਹ ਘਰ ਆਇਆ ਅਤੇ _ਛਪਰੀ ਵਿਚ ਸੁਤਾ ਹੋਇਆ _ਵੇਖਿਆ। 
(ਛਪਰੀ ਦੇ) ਦੁਆਰ ਦੇ ਖਿੜਕੇ ਨੂੰ ਔਗ ਲਗਾ _ਦਿੱਤੀ। (ਇਸ ਤਰ੍ਹਾਂ) ਪੁੰਤਰ ਨੂੰ ਮਾਂ ਨੇ ਸਾੜ 
ਦਿੱਤਾ।੪। 

ਮਾਂ ਨੇ ਪਹਿਲਾਂ ਪੁੱਤਰ ਨੂੰ ਸਾੜਿਆ (ਅਤੇ ਫਿਰ) ਰੋ ਰੋ ਕੇ ਸਾਰੇ ਜਗਤ ਨੂੰ ਸੁਣਾਇਆ। 
(ਉਹ _ਛਪਰੀ ਨੂੰ) ਅਗ _ਲਗਾ_ਕੇ ਪਾਣੀ ਲੈਣ ਲਈ ਭਜੀ। ਕਿਸੇ ਵੀ ਮੂਰਖ ਨੇ ਇਸ ਗੱਲ 
ਨੂੰ ਨਹੀਂ ਸਮਝਿਆ।੫। 

/ਟਥੋਂ ਗੰ ਗੰਰੇਤੁੰਪ/ਮਆਨ ਦੇ ਤਆ ਗੰਰੇਤ ਦੇ ਅੰਤਾਂ ਭੂਪ ਸੰਵਾਦ ਦੇ $੮੭ਵ' ਗਾਰੇੜ੍ਹ ਦੀ ਸਮਘਤਨ 

ਅਭ ਲਭ ਹ/ $੮੭/ =੨੫੭੧5/ ਜਲਦਾ/ 


੭੩0 


ਸੀ _ਦਸਮ-ਗ੍ਰੰਥ ਸਾਹਿਬ 


ਦੱਖਣ? 
ਕੰਚਨ ਪ੍ਰਭਾ _ਜਾਟਜਾ _ਰਹੈ। _ਅਤਿ _ਦੁਤਿਵਾਨ ਤਾਹਿ ਜਗ __ਕਹੈ। 
ਭਰਤਾ ਏਕ ਪੁਥਮ ਤਿਨ ਕਿਯੋ। ਰੁਚਿਯੋ ਨ ਡਾਰਿ ਫਾਸ ਹਨਿ ਦਿਯੋ। ੧। 


ਕੇਤਿਕ ਦਿਨਨ ਔਰ ਪਤਿ ਕਰਿਯੋ। ਸੋਊ ਨ ਰੁਚਿਯੋ ਕਟਾਰੀ ਮਰਿਯੋ। 
ਮਾਸ ਬਿਖੈ ਔਰੈ ਪਤਿ ਪਾਯੋ। ਸੋਊ ਦੈ ਕੈ ਬਿਖੁ ਤ੍ਰਿਯ ਘਾਯੋ। ੨। 
ਚੌਥੇ ਨਾਥ ਨਾਇਕਾ ਕੀਨੋ। ਤਾ ਕਹ _ਹਨਿ ਪੰਚਮ ਕਹ ਲੀਨੋ। 
ਛਠਵੇ ਮਾਰਿ _ਸਪਤਮੋ _ਘਾਯੋ। ਅਸਟਮ ਕੈ ਸੰਗ ਨੇਹ _ਲਗਾਯੋ। _੩। 


ਕਰਮ _ਕਾਲ ਸੋਊ ਨਹਿ ਭਾਯੋ। ਜਮਧਰ _ਭਏ ਤਾਹਿ ਤਿਨ ਘਾਯੋ। 
ਧ੍ਰਿਗ ਧ੍ਰਿਗ ਜਾਨਿ ਜਗਤ _ਤਿਹ _ਕਰਿਯੋ। ਹਾਹਾਕਾਰ ਸਭਨ _ਉਚਰਿਯੋ। _੪। 


ਜਬ _ਇਹ ਭਾਤਿ ਸੁਨਤਿ ਤ੍ਰਿਯ ਭਈ। ਜਾਨੁਕ ਬਿਨ ਮਾਰੇ ਮਰ ਗਈ। 
ਅਬ ਹੋ _ਜਰੋ ਨਾਥ ਤਨ ਜਾਈ। ਇਨ ਸਭਹੂੰਨ ਚਰਿਤ੍ਰ ਦਿਖਾਈ। ੫। 


ਅਰੁਨ ਬਸਤੁ _ਧਰ ਪਾਨ _ਚਬਾਏ। ਲੋਗ ਸਭਨ ਕੋ ਕੂਕ ਸੁਨਾਏ। 
ਯੌ ਕਹਿ ਹਾਥਿ ਸਿਧੌਰੇ ਗਹਿਯੋ। ਜਰਿਬੋ ਸਾਥ ਨਾਥ ਕੈ ਚਹਿਯੋ। ੬। 


ਦੰਹਰਾ 
ਸਪਤ ਨਾਥ _ਨਿਜ ਕਰਨ _ਹਨਿ _ਕਿਯੋ ਸਤੀ ਕੋ _ਭੇਸ। 
ਊਚ _ਨੀਚ _ਦੇਖਤ _ਤਰਨਿ _ਪਾਵਕ ਕਿਯੋ ਪ੍ਰਵੇਸ। _੭। 
ਸਪਤ ਨਾਥ _ਨਿਜੁ ਹਾਥ _ਹਨਿ ਅਸਟਮ ਕੌ ਗਰ _ਲਾਇ। 
ਸਭ ਲੋਗਨ ਦੇਖਤ ਜਰੀ ਢੋਲ ਮਿਰਿਦੰਗ ਬਬਜਾਇ। ੮। ੧। 


/ਏਂਤਾ ਹੰ ਗਾਠਤ ੫ਲ੍ਯਾਨੇ ,ਭਿਆ ਗਾਠਤੇ ਅੰਤਾਂ ਭੂਪ ਸੰਲਾਦੇ /ਇਕ` ਸੌਂ ਅਠਾਲੀਵੇਂ ਲਾਂਨਤ ਸਮਾਪਤਮ 


ਡਾ ਭਭਨਆ ਡਤ/ _5੮੮/ =੩੫੭੯/ %ਫਲੂੰ/ 


ਦੰਹਰਾ 
ਭੂਪ ਕਲਾ ਨਾਮਾ ਰਹੈ ਸੁਤਾ ਸਾਹ ਕੀ ਏਕ। 
ਅਧਿਕ ਦਰਬ ਤਾ ਕੇ ਰਹੈ ਦਾਸੀ ਰਹੈ ਅਨੇਕ। ੧। 
ਦੱਖਣ? 
ਮਿਸਰੀ ਕੋ ਹੀਰਾ ਤਿਨ ਲਿਯੋ। _ਡਬਿਯਾ ਬਿਖੈ ਡਾਰਿ ਕਰਿ ਦਿਯੋ। 
ਸਾਹਜਹਾਂ ਜਹ ਸਭਾ _ਬਨਾਈ। _ਬਹਲ _ਬੈਠਿ ਤਿਹ ਓਰ ਸਿਧਾਈ। ੨। 


ਅਰਧ ਬਜਾਰ ਬਿਖੈ ਜਬ _ਗਈ। ਸੁੰਦਰ ਨਰਿਕ _ਬਿਲੋਕਤ ਭਈ। 
ਅਧਿਕ _ਦਰਬੁ _ਦੈ ਨਿਕਟਿ ਬੁਲਾਯੋ। _ਨਿਜ ਗਾਡੀ ਕੇ ਸਾਥ _ਲਗਾਯੋ। _੩। 


ਚਰਿਤ੍ਰ ਪਾਖਿਆਨ ੭੩੧ 


ਦੀ ਧੀ 

ਕਹਿੰਦਾ ਸੀ। ਉਸ ਨੇ ਪਹਿਲਾਂ ਇਕ ਪਤੀ ਕੀਤਾ। ਉਹ ਚੰਗਾ ਨ ਲਗਿਆ, ਫਾਹੀ ਪਾਕੇ 
ਮਾਰ _ਦਿੱਤਾ।੧। 

ਕੁਝ ਕੁ ਦਿਨਾਂ ਬਾਦ ਹੋਰ ਪਤੀ ਕਰ _ਲਿਆ। ਉਹ ਵੀ ਪਸੰਦ ਨ ਆਇਆ ਅਤੇ 
ਕਟਾਰੀ ਮਾਰ ਕੇ ਮਾਰ ਦਿੱਤਾ। (ਇਕ) ਮਹੀਨੇ ਬਾਦ ਹੋਰ ਪਤੀ ਪ੍ਰਾਪਤ ਕੀਤਾ। ਉਸ ਨੂੰ ਵੀ 
ਇਸਤਰੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ।੨। 

ਉਸ ਨਾਇਕਾ ਨੇ ਚੌਥਾ ਪਤੀ ਕੀਤਾ। ਉਸ ਨੂੰ ਮਾਰ ਕੇ ਪੰਜਵਾਂ ਕਰ _ਲਿਆ। ਛੇਵੇਂ 
ਮਾਰ ਕੇ (ਫਿਰ) ਸੱਤਵਾਂ ਮਾਰ ਦਿੱਤਾ। (ਫਿਰ) ਔਠਵੇਂ ਨਾਲ ਪ੍ਰੇਮ ਕਰਨ _ਲਗੀ।੩। 

ਕਾਲ ਕਰਮ (ਵੇਖੋ), ਉਹ ਵੀ ਚੰਗਾ ਨ ਲਗਾ। _ਕਟਾਰ ਮਾਰ ਕੇ ਉਸ ਨੂੰ ਵੀ ਉਸ ਨੇ 
ਮਾਰ _ਦਿੱਤਾ। ਸਾਰੇ ਜਗਤ ਨੇ ਇਹ ਜਾਣ ਕੇ ਉਸ ਨੂੰ ਧਿਕਾਰਿਆ। ਸਭ ਲੋਕਾਂ ਨੇ _ਹਾ-ਹਾ 
ਕਾਰ ਮਚਾਇਆ।੪। 

ਜਦ ਇਸਤਰੀ ਨੇ _ਇਸ ਤਰ੍ਹਾਂ ਸੁਣਿਆ ਤਾਂ ਮਾਨੋ ਬਿਨਾ ਮਾਰਿਆਂ ਹੀ ਮਰ _ਗਈ। 
(ਸੋਚਣ ਲਗੀ) ਹੁਣ ਮੈਂ ਆਪਣੇ ਪਤੀ ਨਾਲ ਹੀ ਸੜ __ਮਰਾਂਗੀ ਅਤੇ ਇਨ੍ਹਾਂ ਸਾਰਿਆਂ ਨੂੰ 
ਚਰਿਤ੍ਰ _ਵਿਖਾਵਾਂਗੀ।੫। 

ਉਸ ਨੇ ਲਾਲ ਬਸਤੁ _ਧਾਰਨ _ਕਰ ਕੇ ਪਾਨ 
ਕੂਕ ਕੇ ਸੁਣਾਇਆ। ਇਹ ਕਹਿ ਕੇ ਉਸ ਨੇ ਹੱਥ ਵਿਚ ਸੰਧੂਰ 
ਸੜਨਾ ਚਾਹਿਆ।੬। 
ਦੰਹਰਾ 

ਸੱਤ _ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ (ਹੁਣ) ਸਤੀ ਦਾ ਭੇਸ ਕਰ _ਲਿਆ। 
ਉੱਚਿਆਂ ਨੀਵਿਆਂ ਦੇ ਵੇਖਦੇ ਹੋਇਆਂ ਇਸਤਰੀ ਨੇ _ਅਗਨੀ _(ਭਾਵ1 ਚਿਖਾ) ਵਿਚ ਪ੍ਰਵੇਸ਼ 
ਕਰ _ਲਿਆ।੭। ਸੱਤ ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਔਠਵੇਂ ਨੂੰ ਗਲ ਨਾਲ 
ਲਗਾ ਕੇ, _ਸਾਰਿਆਂ ਲੋਕਾਂ ਦੇ ਵੇਖਦੇ ਵੇਖਦੇ ਢੋਲ _ਮਿਰਿਦੰਗਿ ਵਜਾਉਂਦੀ ਹੋਈ ਸੜ _ਮੋਈ।੮। 

/ਏਥੋਂ ਨੰ ਲਾਰਤੁੱਪ/ਨਆਨ ਦੇ ਤੁੰਆ ਗਾਨਤ ਦੇ ਆਹਾ ਭੂਪ ਸੰਵਾਦ ਦੇ 9੮੮ਵੇ' ਲਾਰਤ੍ਹ ਟੀ ਸਮਾਪਤੀ 

ਅਠ ਸਭ ਹੰ/ _5੮੮/ ੨੫੭੯/ ਜ਼ਲਦਾ/ 


0੨੧੨ 


ਪੈ 
ਕਪ 


ਚਬਾਇਆ ਅਤੇ ਸਾਰਿਆਂ ਲੋਕਾਂ 
ਲੈ ਲਿਆ ਅਤੇ 


ਦੰਹਰਾ 

ਭੂਪ ਕਲਾ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ। ਉਸ ਕੋਲ ਬਹੁਤ ਧਨ ਸੀ 
ਅਤੇ ਅਨੇਕ _ਦਾਸੀਆਂ ਰਹਿੰਦੀਆਂ _ਸਨ।੧। 
ਜੱਪਣਾ 

ਉਸ ਨੇ ਮਿਸਰੀ ਦਾ ਇਕ ਹੀਰਾ (ਬਣਾ) ਲਿਆ ਅਤੇ ਉਸ ਨੂੰ ਡਬੀ ਵਿਚ 
ਦਿੱਤਾ। ਜਿਥੇ _ਸ਼ਾਹਜਹਾਨ ਸਭਾ _ਬਣਾ ਕੇ (ਬੈਠਾ ਸੀ), ਬਹਿਲ (ਬੈਲ-ਗੌਡੀ) ਵਿਚ 
ਉਧਰ ਨੂੰ ਚਲ _ਪਈ।੨। 

ਜਦ _ਉਹ ਬਾਜ਼ਾਰ ਦੇ ਅੱਧ _ਵਿਚ ਪਹੁੰਚੀ, (ਤਾਂ ਉਸ ਨੇ) ਇਕ ਸੁੰਦਰ ਪੁਰਸ਼ ਨੂੰ 
ਵੇਖਿਆ। ਉਸ ਨੂੰ ਬਹੁਤ ਧਨ ਦੇ ਕੇ ਨੇੜੇ ਬੁਲਾਇਆ ਅਤੇ ਆਪਣੀ ਬਹਿਲ ਦੇ ਨਾਲ ਨਾਲ 
ਤੋਰ ਲਿਆ।੩। 


ਬੰਦ ਕਰ 
ਬੈਠ ਕੇ 


੭੩੨ 


ਸੀ _ਦਸਮ-ਗ੍ਰੰਥ ਸਾਹਿਬ 


ਚਲਿਤ _ਚਲਿਤ _ਰਜਨੀ _ਪਰਿ ਗਈ। ਸੂਰਜ ਛਪ੍ਯੋ ਚੰਦੂ _ਦੁਤਿ _ਭਈ। 


ਬਹਲ ਬਿਖੈ ਗਹਿ _ਬਾਹ _ਚੜਾਯੋ। _ਕਾਮ ਕੇਲ ਤਿਹ ਸੰਗ _ਉਪਜਾਯੋ। _੪। 


ਜ੍ਯੋ ਜ੍ਯੋ_ਬਹਲ _ਹਿਲੋਰੇ ਖਾਵੈ। _ਉਛਰੇ ਬਿਨਾ ਕਾਜ ਹ੍ਹੈ _ਜਾਵੈ। 
ਲਖੈ ਲੋਗ ਗਾਡੀ ਕਰ ਮਾਰੈ। ਭੇਦ ਅਭੇਦ ਨ ਕੋਊ ਬਿਚਾਰੈ। _੫। 


ਭਾਖਿ ਬੈਨ ਤੇ `ਬਹਲ _ਧਵਾਈ। _ਕਾਮ _ਰੀਤਿ ਕਰਿ ਪ੍ਰੀਤਿ ਉਪਜਾਈ। 
ਭਰਿ ਕਰਿ ਭੋਗ ਬਾਮ ਸੌ ਕੀਨੋ। ਬੀਚ _ਬਜਾਰਨ _ਕਿਨਹੂੰ ਚੀਨੋ। ੬। 


ਦੰਹਰਾ 
ਕੇਲ ਕਰਤ _ਇਹ _ਚੰਚਲਾ _ਤਹਾ _ਪਹੂਚੀ ਆਇ। 
ਸਾਹਜਹਾਂ ਬੈਠੇ ਜਹਾ _ਨੀਕੀ ਸਭਾ _ਬਨਾਇ। _੭। 
ਚੱਪਾਣ? 
ਮਿਸਰੀ ਕੇ ਹੀਰਾ ਕਰ ਲਿਯੋ। ਲੈ ਹਜਰਤਿ ਕੇ ਹਾਜਰ ਕਿਯੋ। 
ਸਾਹਜਹਾਂ ਤਿਹ ਕਛੂ ਨ ਚੀਨੋ। _ਤੀਸ ਹਜਾਰ ਰੁਪੈਯਾ ਦੀਨੋ। ੮। 


ਇਹ ਛਲ ਸੌ ਸਾਹਹਿ ਛਲਿ ਗਈ। _ਉਠੀ ਸਭਾ ਆਵਤ ਸੋਊ ਭਈ। 
ਪੰਦੂਹ ਸਹਸੂ ਆਪੁ ਤ੍ਰਿਯ ਲੀਨੋ। ਪੰਦੂਹ _ਸਹਸੂ _ਮੀਤ ਕੋ _ਦੀਨੋ। ੯। 
ਦੰਹਰਾ 
ਸਾਹਜਹਾਂ _ਛਲਿ ਮੀਤ ਸੌ ਕਾਮ _ਕਲੋਲ _ਕਮਾਇ। 
ਧਾਮ _ਆਨਿ ਪਹੁਚਤ ਭਈ ਸਕਿਯੋ ਨ ਕੋਊ ਪਾਇ। ੧0। ੧। 


/ਏੱਤਾ ਨੰ ਗਾਂਰਤਹ ਪਖੂਯਾਨੇ /ਨਆ ਲਾਠੇੜ੍ਹ ਅੰਤਾਂ ਭੂਪ ਨੰਠਾਏੇ /ਏਕਾ ਸੋਂ ਈਨਨਵਂ ਯਾਰ ਜ਼ਮਪਤਨ 


ਮਤ ਗਭਨਆ ਡਤ/ 5੮੯੭ =੩੫੮੯/ %ਫਲਹੰ/ 


ਚੱਪਲਾਂ 
ਇਕ ਦਿਨ ਬਾਗ _ਚੰਚਲਾ ਗਈ। _ਹਸਿ _ਹਸਿ ਬਚਨ _ਬਖਾਨਤ _ਭਈ। 
ਸੀ ਨਿਸਿ ਰਾਜ ਪੁਭਾ ਤ੍ਰਿਯ _ਤਹਾ। ਐਸੀ _ਭਾਤਿ _ਉਚਾਰਿਯੋ _ਉਹਾ। ੧। 


ਜੋ ਰਾਜੇ ਤੇ ਬਾਰਿ ਭਿਰਾਊ। ਅਪਨੀ ਝਾੰਟੈ ਸਭੈ ਮੁੰਡਾਊ। 


ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ। _ਨਿਜੁ ਨੈਨਨ ਇਹ _ਚਰਿਤ _ਨਿਹਾਰਹੁ। _੨। 


ਯੌ ਕਹਿ ਕੈ ਸੁਭ ਭੇਸ ਬਨਾਯੋ। ਦੇਵ ਅਦੇਵਨ ਕੋ __ਬਿਰਮਾਯੋ। 


ਜਿਨਾ 


ਚਰਿਤ੍ਰ ਪਾਖਿਆਨ 7੭੩੩ 


ਤੁਰਦਿਆਂ ਤੁਰਦਿਆਂ ਰਾਤ ਪੈ _ਗਈ। ਸੂਰਜ ਡੁਬ ਗਿਆ ਅਤੇ ਚੰਨ ਦੀ ਚਾਨਣੀ ਹੋ 
ਗਈ। ਬਾਂਹ ਪਕੜ ਕੇ (ਉਸ ਪੁਰਸ਼ ਨੂੰ) ਬਹਿਲ ਵਿਚ ਚੜ੍ਹਾ ਲਿਆ ਅਤੇ ਉਸ ਨਾਲ _ਕਾਮ- 
ਕੀੜਾ _ਕੀਤੀ।੪। 

ਜਿਉਂ ਜਿਉਂ ਬਹਿਲ _ਹਿਲੋਰੇ _(ਹਿਚਕੋਲੇ) ਖਾਂਦੀ ਸੀ (ਤਾਂ ਉਨ੍ਹਾਂ ਦਾ) _ਉਛਲਣ ਤੋਂ 
ਬਿਨਾ ਕੰਮ ਹੁੰਦਾ ਜਾਂਦਾ ਸੀ। ਲੋਕੀਂ ਸਮਝਦੇ ਕਿ ਬਹਿਲ 'ਚੀਕ2 ਚੀਕ?” ਕਰਦੀ ਸੀ, ਪਰ ਭੇਦ 
ਅਭੇਦ (ਦੀ _ਗੌਲ) ਕੋਈ ਵੀ ਵਿਚਾਰਦਾ ਨਹੀਂ _ਸੀ।੫। 

ਉਸ ਨੇ ਬੋਲ ਕੇ ਬਹਲ ਨੂੰ ਤੇਜ਼ ਚਲਵਾਇਆ ਅਤੇ ਪ੍ਰੇਮ ਪੂਰਵਕ _ਰਤੀ-ਕ੍ਰੀੜਾ ਕੀਤੀ। 


ਉਸ ਨੇ ਜੀ ਭਰ ਕੇ ਇਸਤਰੀ ਨਾਲ _ਕਾਮ-ਕੇਲ _ਕੀਤੀ। ਬਾਜ਼ਾਰ ਵਿਚ ਕਿਸੇ ਨੇ ਵੀ ਨ 
ਸਮਝਿਆ।੬। 
ਦੰਹਾਰਾ 

ਕਾਮ-ਕ੍ਰੀੜਾ ਕਰਦਿਆਂ ਉਹ ਇਸਤਰੀ ਉਥੇ ਆ ਪਹੁੰਚੀ ਜਿਥੇ ਸ਼ਾਹਜਹਾਨ ਚੰਗੀ 
ਤਰ੍ਹਾਂ ਸਭਾ _ਲਗਾ_ਕੇ ਬੈਠਾ _ਸੀ।੭। 
ਦੱਖਣ? 

(ਉਸ ਨੇ) ਮਿਸਰੀ ਦਾ ਹੀਰਾ ਹੱਥ ਵਿਚ ਲਿਆ ਅਤੇ ਲੈ ਕੇ ਬਾਦਸ਼ਾਹ ਦੇ ਹਾਜ਼ਰ 
ਕੀਤਾ। _ਸ਼ਾਹਜਹਾਨ ਨੇ ਉਸ (ਹੀਰੇ) ਨੂੰ ਨ ਪਛਾਣਿਆ ਅਤੇ ਤੀਹ ਹਜ਼ਾਰ ਰੁਪਇਆ ਦੇ 
ਦਿੱਤਾ।੮। 

ਇਸ ਛਲ ਨਾਲ (ਉਹ ਇਸਤਰੀ) ਬਾਦਸ਼ਾਹ ਨੂੰ ਛਲ ਗਈ ਅਤੇ ਸਭਾ ਤੋਂ _ਉਠ ਕੇ 
ਆ ਗਈ। (ਉਸ) ਇਸਤਰੀ ਨੇ ਪੰਦੂਹਾ ਹਜ਼ਾਰ ਆਪ ਰਖ ਲਏ ਅਤੇ ਪੰਦੂਹਾ ਹਜ਼ਾਰ ਮਿਤਰ 
ਨੂੰ ਦੇ ਦਿੱਤੇ।੯। 
ਦ਼ 


ਸ਼ਾਹਜਹਾਨ ਨੂੰ ਛਲ _ਕੇ ਅਤੇ _ਮਿਤਰ ਨਾਲ _ਕਾਮ-ਕ੍ਰੀੜਾ ਕਰ ਕੇ ਆਪਣੇ _ਘਰ ਵਿਚ 
ਆ ਗਈ। ਕੋਈ ਵੀ (ਉਸ ਦੇ ਭੇਦ ਨੂੰ) ਨ ਪਾ ਸਕਿਆ।੧0। 


/ਏਥੋ ਨੰ ਲਾਰਤੁੱਪ/ਨਆਨ ਦੇ ਤੁੰਆ ਗਾਠਤ ਦੇ ਮਹਾਂ ਭੂਪ ਸੰਵਾਦ ਦੇ 5੮੯ਵੈ' ਲਾਠਤ੍ਹ ਦੀ ਸਮਾਪਤੀ 
ਭਾ ਡਭ ਹੰ/ 5੮੯ =੩੫੮੯/ ਜਲਦਾ/ 


ਚੱਪਾਣ 

ਇਕ ਦਿਨ ਬਾਗ਼ ਵਿਚ ਇਸਤਰੀਆਂ ਗਈਆਂ ਅਤੇ ਹਸ ਹਸ ਕੇ ਗੱਲਾਂ ਕਰਨ ਲਗੀਆਂ। 
ਉਥੇ ਇਕ ਨਿਸਿ ਰਾਜ ਪੁਭਾ ਨਾਂ ਦੀ ਇਸਤਰੀ ਸੀ। ਉਸ ਨੇ ਉਥੇ ਇਸ ਤਰ੍ਹਾਂ _ਕਿਹਾ।੧। 

ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ _ਮੁਨਵਾਵਾਂ। 
ਤਦ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ _ਹਾਰ _ਜਾਓਗੀਆਂ। ਆਪਣੀਆਂ ਅੱਖਾਂ _ਨਾਲ 
(ਮੇਰਾ) ਇਹ ਚਰਿਤ੍ਰ _ਵੇਖਿਓ।੨। 

ਇਹ ਕਹਿ ਕੇ ਉਸ ਨੇ ਸੁੰਦਰ ਭੇਸ ਬਣਾਇਆ ਅਤੇ ਦੇਵਤਿਆਂ ਤੇ ਦੈੱਤਾ ਨੂੰ (ਆਪਣੀ 
ਸੁਦਰਤਾ ਨਾਲ) ਭਰਮਾ _ਦਿੱਤਾ। ਜਦ _ਚਰਿਤੁ ਸਿੰਘ ਰਾਜਾ ਆਇਆ ਤਾਂ ਇਸਤਰੀਆਂ ਨੇ 
ਇਹ ਗੱਲ ਸੁਣ ਲਈ (ਭਾਵ ਰਾਜੇ ਦੀ ਆਮਦ _ਦਾ ਪਤਾ ਚਲ _ਗਿਆ)।੩। 


੭੩੪ 


ਸੀ _ਦਸਮ-ਗ੍ਰੰਥ ਸਾਹਿਬ 


ਬੈਠ _ਝਰੋਖਾ ਦਈ _ਦਿਖਾਈ। ਰਾਜਾ ਰਹੇ ਰੂਪ _ਉਰਝਾਈ। 
ਏਕ ਬਾਰ ਇਹ ਕੌ ਜੌ ਪਾਊ। _ਜਨਮ ਸਹਸੂ ਲਗੇ ਬਲਿ ਜਾਊ। ੪। 


ਪਠੈ _ਸਹਚਰੀ ਲਈ _ਬੁਲਾਈ। ਪ੍ਰੀਤਿ ਸਹਿਤ ਰਸ _ਰੀਤੁਪਜਾਈ। 
ਅਬਲਾ ਤਬ _ਮੁਰਛਿਤ ਹ੍ਹੈ ਗਈ। _ਪਾਨਿ _ਪਾਨਿ _ਉਚਰਤ ਮੁਖ ਭਈ। ੫। 
ਉਠ ਕਰਿ ਆਪੁ ਰਾਵ ਤਬ ਗਯੋ। ਤਾ ਕਹ ਪਾਨਿ ਪਯਾਵਤ ਭਯੋ। 
ਪਾਨਿ ਪਿਏ ਬਹੁਰੇ ਸੁਧਿ ਭਈ। _ਰਾਜੈ ਫਿਰਿ ਚੁੰਬਨ ਤਿਹ ਲਈ। ੬। 
ਜਬ ਸੁਧਿ ਮੈ ਅਬਲਾ ਕਛੁ _ਆਈ। ਬਹੁਰਿ ਕਾਮ ਕੀ ਕੇਲ ਮਚਾਈ। 
ਦੋਊ ਤਰਨ ਨ ਕੋਊ ਹਾਰੈ। ਯੌ ਰਾਜਾ ਤਿਹ ਸਾਥ ਬਿਹਾਰੈ। ੭। 
ਬਹੁਰਿ ਬਾਲ ਇਹ _ਭਾਤਿ ਉਚਾਰੀ। ਸੁਨੋ ਰਾਵ ਤੁਮ ਬਾਤ _ਹਮਾਰੀ। 
ਤ੍ਰਿਯ ਕੀ ਝਾਂਟਿ ਨ ਮੂੰਡੀ ਜਾਈ। ਬੇਦ ਪੁਰਾਨਨ ਮੈ ਸੁਨਿ ਪਾਈ। ੮। 
ਹਸਿ ਕਰਿ ਰਾਵ ਬਚਨ ਯੌ_ਠਾਨ੍ਯੋ। ਮੈ ਅਪੁਨੇ ਜਿਯ ਸਾਚ ਨ ਜਾਨ੍ਹਯੋ। 
ਤੈ ਤ੍ਰਿਯ ਹਮ ਸੋ ਝੂਠ _ਉਚਾਰੀ। ਹਮ ਮੂੰਡੈਗੇ ਝਾਂਟਿ ਤਿਹਾਰੀ। ੯। 
ਤੇਜ ਅਸਤੁਰਾ ਏਕ ਮੰਗਾਯੋ। ਨਿਜ ਕਰ ਗਹਿ ਕੈ ਰਾਵ ਚਲਾਯੋ। 
ਤਾ ਕੀ ਮੂੰਡਿ ਝਾਂਟਿ ਸਭ ਡਾਰੀ। ਦੈ ਕੈ ਹਸੀ ਚੰਚਲਾ ਤਾਰੀ। _੧0। 
ਦੰਹਰਾ” 
ਪਾਨਿ _ਭਰਾਯੋ ਰਾਵ ਤੇ ਨਿਜੁ ਕਰ ਝਾਂਟਿ ਮੁੰਡਾਇ। 
ਹੋਡ ਜੀਤ _ਲੇਤੀ ਭਈ ਤਿਨ _ਅਬਲਾਨ _ਦਿਖਾਇ। _੧੧। ੧। 


/ਏੱਤਾ ਨੰ ਲਾਰੇੜ੍ਹ ੫ਖੂਯਾਨੇ /ਤਆ ਲਾੜੇ ਨੱਤ ਝੂਪ ਨੰਕਾਏੇ /ਏਕ ਸੌਂ ਨਲਵੇ ਲਾਰੇਤ੍ਰ ਗ਼ਆਪਤਆ 


ਗਤ ਸ਼ੜਮ ਸਤ) _5€੯7/ _=੬06/ %ਫਰੂੰ/ 
ਚੱਪਣਾ 


ਏਕ ਲਹੌਰ _ਛਤ੍ਰਿਜਾ ਰਹੈ। _ਰਾਇ ਪੁਬੀਨ ਤਾਹਿ ਜਗ _ਕਹੈ। 
ਅਪੁਮਾਨ ਤਿਹ ਪੂਭਾ _ਬਿਰਾਜੈ। ਦੇਵ ਜਨਨਿ _ਕੋ_ਲਖਿ ਮਨੁ _ਲਾਜੈ। _੧। 


ਦੰਹਰਾ 
ਏਕ ਮੁਗਲ ਤਿਹ ਨ੍ਹਾਤ ਕੈ ਰੀਝ੍ਰਯੋ ਅੰਗ ਨਿਹਾਰਿ। 
ਗਿਰਿਯੋ_ਮੂਰਛਨਾ ਹ੍ਹੈ ਧਰਨਿ _ਬਿਰਹਾ ਤਨ _ਗਯੋ_ਮਾਰਿ। ੨। 
ਚੱਪਣਾ 
ਧਾਮ ਆਨ ਇਕ ਸਖੀ _ਬੁਲਾਈ। _ਬਾਤ ਸਭੈ ਤਿਹ ਤੀਰ ਜਤਾਈ। 
ਜੋ ਮੋ ਕੌ ਤੂ ਤਾਹਿ ਮਿਲਾਵੈ। ਅਪੁਨੇ ਮੁਖ ਮਾਗੈ _ਸੋ_ਪਾਵੈ। ੩। 
ਤਬ ਸੋ ਸਖੀ ਧਾਮ ਤਿਹ ਗਈ। ਐਸੋ ਬਚਨ _ਬਖਾਨਤ ਭਈ। 


੮. 


ਮਾਤਾ ਤੋਰਿ ਬੁਲਾਵਤ ਤੋ ਕੌ। ਤਾ ਤੇ ਪਠੈ ਦਯੋ ਹ੍ਯਾ ਮੋ ਕੌ। ੪। 


ਚਰਿਤ੍ਰ ਪਾਖਿਆਨ 7੭੩੫ 


ਉਸ ਨੇ ਝਰੋਖੇ ਵਿਚ ਬੈਠ ਕੇ ਰਾਜੇ ਨੂੰ ਵਿਖਾਲੀ ਦਿੱਤੀ। ਰਾਜਾ ਉਸ ਦੇ ਰੂਪ ਉਤੇ 
ਮੋਹਿਤ ਹੋ ਗਿਆ। (ਰਾਜਾ ਮਨ ਵਿਚ ਸੋਚਣ ਲਗਾ ਕਿ) ਜੇ ਇਕ ਵਾਰ ਮੈਂ ਇਸ ਨੂੰ ਪ੍ਰਾਪਤ 
ਕਰ ਲਵਾਂ ਤਾਂ ਹਜ਼ਾਰ ਜਨਮ _ਤਕ (ਇਸ ਤੋਂ) ਵਾਰਨੇ _ਜਾਵਾਂ।੪। 

ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਪ੍ਰੀਤ ਸਹਿਤ ਰਤੀ ਰਸ ਨੂੰ ਪੈਦਾ _ਕੀਤਾ। 
ਇਸਤਰੀ _ਤਦ ਬੇਹੋਸ਼ ਹੋ ਗਈ ਅਤੇ ਮੂੰਹੋਂ _ਪਾਣੀ ਪਾਣੀ _ਕਹਿਣ _ਲਗੀ।੫। 

ਤਦ ਰਾਜਾ ਆਪ ਉਠ ਕੇ ਗਿਆ ਅਤੇ ਉਸ ਨੂੰ ਪਾਣੀ ਪਿਲਾਣ ਲਗਾ। _ਪਾਣੀ ਪੀਣ 
ਨਾਲ ਫਿਰ ਉਸ ਨੂੰ ਹੋਸ਼ ਆਈ ਅਤੇ ਰਾਜੇ ਨੇ ਫਿਰ ਉਸ ਦਾ ਚੁੰਬਣ ਲਿਆ।੬। 

ਜਦ ਉਹ ਇਸਤਰੀ ਜ਼ਰਾ ਹੋਸ਼ ਵਿਚ ਆਈ ਤਾਂ ਫਿਰ ਕਾਮ-ਕ੍ਰੀੜਾ ਸ਼ੁਰੂ _ਕਰ ਦਿੱਤੀ। 
ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਰਿਹਾ ਸੀ। ਇਸ ਤਰ੍ਹਾਂ ਰਾਜਾ ਉਸ _ਨਾਲ ਰਮਣ ਕਰ 
ਰਿਹਾ _ਸੀ।੭। 

ਫਿਰ ਇਸਤਰੀ ਨੇ ਇਸ ਤਰ੍ਹਾਂ _ਕਿਹਾ--ਹੇ ਰਾਜਨ! ਤੁਸੀਂ ਮੇਰੀ _ਗੌਲ ਸੁਣੋ। ਮੈਂ ਵੇਦਾਂ 
ਪੁਰਾਣਾਂ ਵਿਚ ਸੁਣਿਆ ਹੈ ਕਿ ਇਸਤਰੀ ਦੀ _ਝਾਂਟ ਮੁੰਨੀ ਨਹੀਂ _ਜਾਂਦੀ।੮। 

ਹਸ ਕੇ ਰਾਜੇ ਨੇ ਕਿਹਾ ਕਿ ਇਸ ਗੱਲ ਨੂੰ ਮੈਂ ਆਪਣੇ ਮਨ ਵਿਚ ਸਚ ਨਹੀਂ _ਮੰਨਦਾ। 
ਹੇ ਇਸਤਰੀ! ਤੂੰ ਮੈਨੂੰ ਝੂਠ ਕਿਹਾ ਹੈ। ਮੈਂ ਤੇਰੀ ਝਾਂਟ ਮੁੰਨਾਂਗਾ।੯। 

(ਰਾਜੇ ਨੇ) ਇਕ ਤੇਜ਼ ਉਸਤਰਾ _ਮੰਗਵਾਇਆ ਅਤੇ ਰਾਜੇ ਨੇ ਆਪਣੇ ਹਥ ਵਿਚ ਲੈ 
ਕੇ ਚਲਾਇਆ। _ਉਸ _ਦੀ ਸਾਰੀ ਝਾਂਟ ਮੁੰਨ ਦਿੱਤੀ। ਇਸਤਰੀ ਤਾੜੀ ਵਜਾ ਕੇ _ਹਸੀ।੧0। 
ਦੰਹਰਾ” 

(ਪਹਿਲਾਂ) ਰਾਜੇ ਤੋਂ ਪਾਣੀ ਭਰਵਾਇਆ (ਫਿਰ ਉਸ ਦੇ) ਹੱਥੋਂ _ਝਾਂਟ ਮੁੰਨਵਾਈ। ਉਨ੍ਹਾਂ 
ਇਸਤਰੀਆਂ ਨੂੰ ਵਿਖਾ ਕੇ _ਸ਼ਰਤ _ਜਿਤ _ਲਈ।੧੧। 


/ਏਥੋਂ ਨੰ ਲਾਰੇਤੂੱਪ/ਮਆਨ ਦੇ ਤੰਆ ਲਾਰਤੂ ਦੇ ਅੰਹੀੰ ਭੂਖ ਸੰਵਾਦ ਦੇ 5੯7ਵੇ' ਲਾਂਰਤਹ ਦੀ ਸਮਪਤੀ 
ਭਾ ਲਭ _ਹ/ _5€੯0/ =੬%7/ ਲਲਦਾ/ 


॥੨੧ 


ਜੱਪਣਾ 
ਲਾਹੌਰ ਵਿਚ ਇਕ ਛਤ੍ਰੀ-ਪੁਤਰੀ ਰਹਿੰਦੀ ਸੀ। _ਉਸ ਨੂੰ ਸਾਰੇ ਪ੍ਰਬੀਨ ਰਾਇ ਆਖਦੇ 
ਸਨ। ਉਸ ਦੀ ਸੁੰਦਰਤਾ _ਬੇਹਿਸਾਬੀ ਸੀ ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਮਾਂਵਾਂ 
ਵਿਚ _ਲਜਿਤ ਹੁੰਦੀਆਂ ਸਨ।੧। 
ਦੰਹਾਰਾ 
ਇਕ ਮੁਗ਼ਲ ਉਸ ਦਾ ਨਹਾਣ ਵੇਲੇ ਸ ਵੇਖ ਕੇ ਮੋਹਿਤ ਹੋ ਗਿਆ। ਬਿਰਹੋਂ (ਦਾ 
ਬਾਣ) _ਵਜਣ ਕਾਰਨ (ਉਹ) _ਮੂਰਛਿਤ ਹੋ ਕੇ ਧਰਤੀ ਉਤੇ 
ਜੱਪਣਾ 
ਉਸ ਨੇ ਘਰ ਆ ਕੇ ਇਕ ਦਾਸੀ (ਸਖੀ) ਬੁਲਾਈ ਅਤੇ ਉਸ ਨੂੰ ਸਾਰੀ ਗੱਲ ਦਸੀ। 
ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ ਤਾਂ ਆਪਣੇ ਮੂੰਹ ਮੰਗਿਆ (ਇਨਾਮ) ਪ੍ਰਾਪਤ _ਕਰੇਂ।੩। 
ਤਦ ਉਹ ਦਾਸੀ ਉਸ ਦੇ ਘਰ ਗਈ ਅਤੇ ਇਸ ਤਰ੍ਹਾਂ _ਗੌਲ ਕਰਨ _ਲਗੀ। ਤੇਰੀ ਮਾਂ 
ਤੈਨੂੰ ਬੁਲਾਉਂਦੀ ਹੈ। ਇਸ ਲਈ ਮੈਨੂੰ ਇਥੇ ਭੇਜਿਆ ਹੈ।੪। 


ਕੰ 


੭ ੩੬ ਸੀ _ਦਸਮ-ਗ੍ਰੰਥ ਸਾਹਿਬ 


ਯੌ ਜਬ _ਬਚਨ ਤਾਹਿ ਤਿਹ _ਕਹਿਯੋ। _ਮਿਲਬ ਸੁਤਾ ਮਾਤਾ ਸੋ _ਚਹਿਯੋ। 
ਡੋਰੀ ਬਿਖੈ ਤਾਹਿ ਬੈਠਾਰਿਯੋ। ਦਰ _ਪਰਦਨ ਦ੍ਰਿੜ _ਐਚਿ _ਸਵਾਰਿਯੋ। _੫। 


ਤਾ ਕੌ ਦ੍ਰਿਸਟਿ ਕਛੂ ਨਹਿ ਆਵੈ। _ਕੁਟਨੀ ਚਹੈ ਜਹਾ ਲੈ ਜਾਵੈ। 
ਮਾਤ ਨਾਮ ਲੈ ਤਾਹਿ ਸਿਧਾਈ। ਲੈ ਕੈ ਧਾਮ ਮੁਗਲ ਕੇ ਆਈ। ੬੧ 


ਪਰਦਾ ਤਹੀ _ਉਘਾਰਾ ਜਾਈ। _ਤਾਸ ਬੇਗ _ਜਹ ਸੇਜ ਸੁਹਾਈ। 
ਬਹਿਯਾ _ਆਨਿ ਮੁਗਲ ਤਬ _ਗਹੀ। ਚਿਤ ਮੈ _ਚਕ੍ਰਿਤ ਚੰਚਲਾ _ਰਹੀ। _੭। 


ਮੇਰੇ ਧਰਮ ਲੋਪ ਅਬ ਭਯੋ। ਤੁਰਕ ਅੰਗ ਸੌ ਅੰਗ _ਭਿਟਯੋ। 
ਤਾ ਤੇ ਕਛੂ ਚਰਿਤ੍ਰ ਬਨਾਊ। ਜਾ ਤੇ ਛੂਟਿ ਮੁਗਲ ਤੇ ਜਾਊ। ੮। 


ਅਬ _ਆਇਸੁ ਤੁਮਰੋ ਜੋ ਪਾਊ। ਸਭ ਸੁੰਦਰ ਸਿੰਗਾਰ ਬਨਾਊ। 
ਬਹੁਰਿ ਆਇ ਤੁਮ ਸਾਥ ਬਿਹਾਰੋ। ਤੁਮਰੋ ਚਿਤ ਕੋ _ਸੋਕ ਨਿਵਾਰੋ। ੯। 


ਯੌ ਕਹਿ ਬਚਨ ਤਹਾ ਤੇ ਗਈ। ਗ੍ਰਿਹ ਕੌ ਆਗਿ ਲਗਾਵਤ _ਭਈ। 
ਕੁਟਨੀ ਸਹਿਤ ਮੁਗਲ ਕੌ _ਜਾਰਿਯੋ। _ਬਾਲ _ਆਪਨੋ _ਧਰਮ _ਉਬਾਰਿਯੋ। _੧੧। _੧। 


/ਏੱਤਾ ਹਾੰ ਲਾਂਰਤ ਪਖੂਯਾਨੇ /5ਆ ਲਾਰੇਤ੍ਂ ਅੰਤਾਂ ਭੂਆ ਸੰਬਾਦੇ /ਏਕਾ ਐਂ /ਇਕਯਾਨਵੈਂ ਲਾਠਤ੍ੂਹ  ਸ਼ਆਪਤਮਆ 
ਗਤ ਡਠ# ਸ੍ਤ/ _5੯5/ =੬੧5/ %ਫਨੰ/ 


ਦੰਹਾਰਾ 
ਤੇਜ ਸਿੰਘ ਰਾਜਾ ਬਡੋ _ਅਪ੍ਰਮਾਨ ਜਿਹ ਰੂਪ। 
ਗਾਨ ਕਲਾ ਤਾ ਕੀ ਸਖੀ ਰਤਿ ਕੇ ਰਹੈ ਸਰੂਪ। ੧। 


ਚੱਪਣਾ 

ਰਾਜਾ ਕੋ ਤਾ ਸੌ ਹਿਤ ਭਾਰੋਂ। ਦਾਸੀ ਤੇ ਰਾਨੀ ਕਰਿ ਡਾਰੋ। 

ਜੈਸੇ ਕਰੈ ਰਸਾਇਨ ਕੋਈ। ਤਾਂਬੈ ਸੌ ਸੋਨਾ ਸੋ _ਹੋਈ। ੨। 
੭%#ਤਾਲ 

ਰੈਨਿ ਦਿਨਾ ਤਿਹ ਧਾਮ ਰਾਵ ਜੂ ਆਵਈ। 

ਕਾਮ ਕੇਲ ਨਿਸ ਦਿਨ ਤਿਸ ਸੰਗ ਕਮਾਵਈ। 

ਦਾਸ ਏਕ ਪਰ ਸੋ ਦਾਸੀ ਅਟਕਤਿ ਭਈ। 

ਹੋ ਪਤਿ ਕੀ ਪ੍ਰੀਤਿ ਬਿਸਾਰਿ ਤਬੈ ਚਿਤ ਤੇ ਦਈ। ੩। 


ਚਰਿਤ੍ਰ ਪਾਖਿਆਨ 7੩੭ 


ਉਸ ਨੂੰ ਕੁ ਆ ਰਿਹਾ ਸੀ। ਫਫੇਕੁਟਣੀ ਭਾਵੇਂ ਉਸ ਨੂੰ ਜਿਥੇ ਚਾਹੇ 
ਲੈ ਜਾਏ। ਮਾਂ ਦਾ ਨਾਂ ਲੈ ਕੇ ਉਸ ਨੂੰ ਲੈ ਚਲੀ ਅਤੇ ਲੈ ਕੇ ਮੁਗਲ ਦੇ ਘਰ ਆ ਗਈ।੬। 

ਉਥੇ ਜਾ ਕੇ ਪਰਦਾ ਚੁਕਿਆ ਜਿਥੇ ਤਾਸ ਬੇਗ ਸੇਜ ਉਤੇ ਡਟਿਆ ਹੋਇਆ ਸੀ। ਤਦ 
ਮੁਗਲ ਨੇ ਆ ਕੇ (ਉਸ ਦੀ) ਬਾਂਹ ਪਕੜ _ਲਈ। (ਉਹ) ਇਸਤਰੀ ਮਨ ਵਿਚ ਹੈਰਾਨ ਰਹਿ 
ਗਈ।੭। 

(ਸੋਚਣ ਲਗੀ _ਕਿ) ਤੁਰਕ ਨੇ ਆਪਣੇ ਸ਼ਰੀਰ ਨਾਲ ਮੇਰਾ ਸ਼ਰੀਰ ਛੋਹ ਲਿਆ ਹੈ, 
(ਇਸ ਲਈ) ਹੁਣ ਮੇਰਾ ਧਰਮ ਕਸ਼ਟ ਹੋ ਗਿਆ ਹੈ। ਇਸ ਕਰ ਕੇ ਕੋਈ ਚਰਿਤ੍ਰ ਖੇਡਾਂ ਜਿਸ 
ਨਾਲ ਮੁਗਲ (ਦੇ ਸ਼ਿਕੰਜੇ ਤੋਂ) _ਖੁਲਾਸ ਹੋ _ਜਾਵਾਂ।੮। 

(ਮੁਗਲ ਨੂੰ ਸੈਬੋਧਿਤ ਹੋ ਕੇ ਕਹਿਣ ਲਗੀ!) ਜੇ ਹੁਣ ਤੁਹਾਡੀ ਆਗਿਆ ਹੋਵੇ ਤਾਂ ਮੈਂ 
ਸਭ ਤਰ੍ਹਾਂ ਦੇ ਸੁੰਦਰ _ਸਿੰਗਾਰ ਕਰ _ਲਵਾਂ। _ਫਿਰ ਆ ਕੇ ਤੁਹਾਡੇ ਨਾਲ _ਰਮਣ ਕਰਾਂ ਅਤੇ 
ਤੁਹਾਡੇ ਚਿਤ ਦੇ ਦੁਖ ਨੂੰ ਦੂਰ ਕਰ _ਦਿਆਂ।੯। 
ਦੰਹਰਾ” 

ਹਾਰ ਸ਼ਿੰਗਾਰ ਕਰ ਕੇ ਤੁਹਾਡੇ ਨਾਲ ਕੇਲ _ਕਰਾਂਗੀ। ਫਿਰ ਤੁਹਾਡੇ ਘਰ ਤੁਹਾਡੀ 
ਅਰਧੰਗਨੀ _ਬਣ ਕੇ ਵਸਾਂਗੀ।੧0। 
ਚੱਪਾਣ 

ਇਹ ਕਹਿ ਕੇ (ਉਹ) ਉਥੋਂ ਚਲੀ ਗਈ ਅਤੇ ਘਰ ਨੂੰ (ਬਾਹਰੋਂ) ਅੱਗ ਲਗਾ _ਦਿੱਤੀ। 
(ਇਸ ਤਰ੍ਹਾਂ) ਫਫੇਕੁਟਣੀ ਸਮੇਤ ਮੁਗਲ ਨੂੰ _ਸਾੜ _ਦਿੱਤਾ। ਇਸਤਰੀ ਨੇ ਆਪਣੇ ਧਰਮ ਨੂੰ 
ਬਚਾ _ਦਿਆ।੧੧। 

/ਟਥੇਂ ਸੰ ਗਰੇਤੂੱਪ/ੰ#ਆਨ ਦੇ ਤੂੰਆ ਰੇਤ ਦੇ ਮੰਤ ਭੂਪ ਸੰਵਾਦ ਦੇ 5€੯ਕਵੇ'` ਗਰੇੜ੍ਹ ਦੀ ਸਆਘਤਨ 

ਠ ਲਭ 27 _5€੯5/ =੬੧5/ _ਰਲਟਾ/ 
ਦੰਹਰਾ 

ਤੇਜ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਜਿਸ ਦਾ ਰੂਪ ਅਤਿ ਸੁੰਦਰ ਸੀ। ਉਸ ਦੀ 
ਗਾਨ ਕਲਾ ਨਾਂ ਦੀ ਇਕ ਦਾਸੀ ਸੀ ਜੋ ਰਤੀ (ਕਾਮ ਦੇਵ ਦੀ ਪਤਨੀ) ਵਾਂਗ ਸੁੰਦਰ ਸੀ।੧। 
ਚੱਪਾਣ 

ਰਾਜੇ ਦਾ ਉਸ ਨਾਲ ਬਹੁਤ ਪ੍ਰੇਮ ਸੀ (ਜਿਸ ਕਰ ਕੇ ਉਸ ਨੂੰ) ਦਾਸੀ ਤੋਂ ਰਾਣੀ ਬਣਾ 
ਦਿੱਤਾ ਸੀ। ਜਿਵੇਂ ਕੋਈ ਕਿਸੇ ਰਸਾਇਣ ਨਾਲ ਤਾਂਬੇ ਨੂੰ ਸੋਨਾ ਬਣਾ ਦਿੰਦਾ ਹੈ।੨। 
੭%/ਤਲ 

ਰਾਤ ਦਿਨ ਰਾਜਾ ਉਸ ਦੇ ਘਰ ਆਉਂਦਾ ਅਤੇ ਦਿਨ ਰਾਤ ਉਸ _ਨਾਲ _ਕਾਮ-ਕ੍ਰੀੜਾ 


ਕਰਦਾ। ਇਕ _ਦਾਸ ਨਾਲ ਉਹ ਦਾਸੀ ਅਟਕ ਗਈ ਅਤੇ ਪਤੀ (ਰਾਜੇ) ਦੀ ਪ੍ਰੀਤ ਨੂੰ ਤਦ 
ਦਿਲੋਂ ਭੁਲਾ _ਦਿੱਤਾ।੩। 


੭੩੮ 


ਰੀ 
4 


ਬੋ ਤੋ 


ਵੀ 7 ਤੁ ਰੋ ਰੋ 


ਫ਼ 


ਨ 


ਸੀ _ਦਸਮ-ਗ੍ਰੰਥ ਸਾਹਿਬ 


ਚੁਗਨਾ _ਪਰ _ਗਾਨ ਕਲਾ _ਅਟਕਤ _ਭਈ। 
ਪੀਤਿ ਬਿਸਾਰਿ ਤੁਰਤ ਚਿਤ ਤੇ ਦਈ। 
ਸੌ ਪ੍ਰੇਮ ਪੁਰਖੁ ਕੋਊ ਠਾਨਈ। 

ਧ੍ਰਿਗ ਤਾ ਕੌ ਸਭ ਹੀ ਲੋਕ ਬਖਾਨਈ। ੪। 


ਕੈ ਨੂ 
3 
ਨ 
ਮੀ 


ਸਿ 


ਕੈ 
ਨ 
ਵੀ । 
ਰੰ 


ਗਾਨ ਕਲਾ ਜੂ ਬਚਨ _ਹਮਾਰੋ _ਕੀਜਿਯੈ। _੫। 


ਸੰਗ ਚਲੀ ਪ੍ਰੀਤਿ ਉਪਜਾਇ ਕੈ। 
ਓਰ ਨਿਹਾਰਿ ਨ ਰਹੀ ਲਜਾਇ ਕੈ। 


ਸੋ ਪ੍ਰੇਮ ਪੁਰਖ _ਉਪਜਾਵਈ। 


ਚਾਰਿ ਪਹਰ ਮੈ ਚਾਰਿ ਕੋਸ ਮਾਰਗ _ਚਲਿਯੋ। 


੮ 


ਜੋ ਕੰਦੂਪ ਕੋ ਦੂਪ ਹੁਤੋ ਸਭੁ ਹੀ ਦਲਿਯੋ। 


ਚਹੂੰ ਓਰ ਭੂਮਿ ਭੂਮਿ ਤੇ ਹੀ ਪੁਰ ਆਵਹੀ। 
ਹੋਂ _ਗਾਨ ਕਲਾ ਤਿਲ ਚੁਗਨ ਨ ਪੈਡੋ ਪਾਵਹੀ। _੭। 


ਅਧਿਕ ਸੁਮਿਤ ਤੇ ਭਏ ਹਾਰਿ ਗਿਰਿ ਕੈ ਪਰੈ। 
ਜਨੁਕ ਘਾਵ ਬਿਨੁ ਕੀਏ ਆਪ ਹੀ ਤੇ ਮਰੈ। 
ਅਧਿਕ ਛੁਧਾ ਜਬ _ਲਗੀ ਦੁਹੁਨਿ ਕੌ ਆਇ ਕੈ। 
ਹੋ ਤਬ ਦਾਸੀ ਸੋ ਦਾਸ ਕਹਿਯੋ ਦੁਖ ਪਾਇ ਕੈ। ੮। 


ਗਾਨ ਕਲਾ ਤੁਮ ਪਰੋ ਸੁ _ਬੁਰਿ ਅਪੁਨੀ ਕਰੋ। 
ਖਰਿ ਕੋ ਟੁਕਰਾ ਹਾਥ ਹਮਾਰੇ ਧੈ ਧਰੋਂ। 

ਦਾਸ ਜਬੇ_ਥਖੈਂਬੈ ਕੌ ਕਛੂ ਨ ਪਾਇਯੋ। 

ਹੋਂ ਅਧਿਕ ਕੋਪ ਤਬ ਚਿਤ ਕੇ ਬਿਥੈ ਬਢਾਇਯੋ। ੯। 


ਮਾਰ ਕੂਟਿ ਦਾਸੀ ਕੋ 


ਦਯੋ _ਬਹਾਇ ਕੈ। 


ਆਪਨ ਗਯੋ ਫਲ ਚੁਗਨ ਮਹਾ ਬਨ ਜਾਇ ਕੈ। 
ਬੇਰ _ਭਖਤ ਤਾ ਕੌ _ਹਰਿਜਛ _ਨਿਹਾਰਿਯੋ। 

ਹੋ ਤਿਲ ਚੁਗਨਾ ਕੋ _ਪਕਰ _ਭਛ ਕਰਿ _ਡਾਰਿਯੋ। _੧0। 
ਬਹਤ _ਬਹਤ ਦਾਸੀ _ਸਰਿਤਾ ਮਹਿ ਤਹਿ ਗਈ। 
ਜਹਾ ਆਇ ਸ੍ਹਾਰੀ ਨ੍ਰਿਪ ਕੀ ਨਿਕਸਤ _ਭਈ। 
ਨਿਰਖਿ _ਪ੍ਰਿਯਾ ਰਾਜਾ ਤਿਹ _ਲਿਯੋ _ਨਿਕਾਰਿ ਕੈ। 
ਹੋ ਭੇਦ ਅਭੇਦ ਨ ਮੂਰਖ _ਸਕਿਯੋ ਬਿਚਾਰਿ ਕੈ। _੧੧। 


ਦੱਪਣ? 
ਤੀਰ ਐਸੇ ਬਚ _ਕਿਯੋ। 
ਸੋ _ਕਹਿਯੈ ਮੁਹਿ ਪੁਗਟ ਜਤਾਈ। _੧੨। 


ਚਰਿਤ੍ਰ ਪਾਖਿਆਨ ੭੩੯ 


ਤਿਲ _ਚੁਗਨਾ (ਨਾਂ ਦੇ ਦਾਸ ਉਤੇ) ਗਾਨ _ਕਲਾ ਮੋਹਿਤ ਹੋ ਗਈ। (ਉਸ ਨੇ) ਰਾਜੇ 
ਦੀ ਪ੍ਰੀਤ ਤੁਰਤ ਦਿਲੋਂ ਭੂਲਾ ਦਿੱਤੀ। ਜੋ ਕੋਈ ਮਰਦ ਦਾਸੀ ਨਾਲ ਪ੍ਰੇਮ ਪਾ ਲੈਂਦਾ ਹੈ, ਤਾਂ 
ਉਸ ਨੂੰ 


ਸਾਰੇ ਲੋਕ _ਧਿੱਕਾਰਦੇ ਹਨ।੪। 


ਦਾਸੀ ਨੂੰ ਦਾਸ ਨੇ ਹਸ ਕੇ ਕਿਹਾ ਕਿ ਪ੍ਰੇਮ ਵਿਕਸਿਤ ਕਰ ਕੇ ਮੇਰੇ ਨਾਲ ਚਲ। ਸਾਨੂੰ 
ਕੁਝ ਨਹੀਂ ਚਾਹੀਦਾ, ਬਸ _ਕਾਮ-ਕ੍ਰੀੜਾ ਕਰ ਕੇ _ਜੀਵਾਂਗੇ। ਹੇ _ਗਾਨ _ਕਲਾ! ਮੇਰੀ ਗੱਲ ਮੰਨ 
ਲੈ।੫। 


ਪਰੇਮ ਵਸ ਹੋਈ ਦਾਸੀ (ਉਸ ਨਾਲ) ਉਠ ਕੇ ਚਲ ਪਈ ਅਤੇ ਲਜਾ ਦੀ ਮਾਰੀ ਨੇ 
ਰਾਜੇ ਵਲ ਵੇਖਿਆ ਤਕ ਨਹੀਂ। ਜੋ ਮਰਦ ਦਾਸੀ ਨਾਲ ਪ੍ਰੇਮ ਲਗਾਉਂਦਾ ਹੈ, ਉਹ ਅੰਤ ਵਿਚ 
ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਦਾ _ਹੈ।੬। 


(ਉਨ੍ਹਾਂ ਨੇ) ਚਾਰ _ਪਹਿਰਾਂ ਵਿਚ ਚਾਰ ਕੋਹ ਪੈਂਡਾ ਮਾਰ ਲਿਆ। ਕਾਮ ਦਾ ਜੋ ਘਮੰਡ 
ਸੀ, (ਉਸ) ਸਾਰੇ ਨੂੰ ਦਲ ਦਿੱਤਾ। ਚੌਹਾਂ ਪਾਸੇ ਘੁੰਮ ਘੁੰਮ ਕੇ (ਆਪਣੇ) ਨਗਰ ਨੂੰ 
ਆਏ। _ਗਾਨ _ਕਲਾ ਅਤੇ _ਤਿਲ _ਚੁਗਨ ਰਸਤਾ ਨ ਲਭ _ਸਕੇ।੭। 


ਬਹੁਤ ਥਕ _ਜਾਣ ਕਰ ਕੇ ਉਹ ਹਾਰ ਕੇ ਡਿਗ ਪਏ, ਮਾਨੋ ਬਿਨਾ ਜ਼ਖ਼ਮ ਖਾਇਆਂ 
ਆਪ ਹੀ ਮਰ ਗਏ ਹੋਣ। ਜਦ ਦੋਹਾਂ ਨੂੰ ਬਹੁਤ ਭੁਖ ਆਣ ਲਗੀ ਤਾਂ ਦਾਸੀ ਨੂੰ ਦਾਸ ਨੇ 
ਦੁਖੀ ਹੋਕੇ 
ਹੇ ਗਾਨ ਕਲਾ! ਤੂੰ ਆਪਣੀ ਯੋਨੀ ਪਰੇ ਕਰ _ਅਤੇ (ਖਾਣ ਲਈ) ਖਲ੍ਹੀ ਦਾ ਟੁਕੜਾ 
ਮੇਰੇ ਹੱਥ _ਉਤੇ ਰਖ। ਜਦ ਦਾਸ ਨੂੰ ਖਾਣ ਲਈ ਕੁਝ ਹਾਸਲ ਨ ਹੋਇਆ ਤਾਂ ਉਹ ਚਿਤ 
ਵਿਚ ਬਹੁਤ ਗੁੱਸੇ _ਹੋਇਆ।੯। 


(ਉਸ ਨੇ) ਮਾਰ ਕੁਟ ਕੇ ਦਾਸੀ ਨੂੰ (ਨਦੀ ਵਿਚ) ਵਹਾ ਦਿੱਤਾ ਅਤੇ ਆਪ ਵੱਡੇ ਬਨ 
ਵਿਚ ਫਲ ਚੁਗਣ ਲਈ ਚਲਾ _ਗਿਆ। ਉਸ ਨੂੰ ਬੇਰ ਖਾਂਦਿਆਂ ਸ਼ੇਰ (“ਹਰਿਜਛ”) ਨੇ ਵੇਖਿਆ 


ਅਤੇ _ਤਿਲ _ਚੁਗਨਾ ਨੂੰ ਪਕੜ ਕੇ ਖਾ _ਲਿਆ।੧0। 


ਦਾਸੀ ਨਦੀ ਵਿਚ ਰੁੜ੍ਹਦੀ ਰੁੜ੍ਹਦੀ ਉਥੇ ਜਾ ਪਹੁੰਚੀ ਜਿਥੇ ਰਾਜੇ _ਦੀ ਸਵਾਰੀ ਨਿਕਲ 
ਰਹੀ ਸੀ। ਪ੍ਰਿਯਾ ਨੂੰ ਵੇਖ ਕੇ ਰਾਜੇ ਨੇ ਉਸ ਨੂੰ ਕਢਵਾ ਲਿਆ। ਉਹ ਮੂਰਖ ਕੁਝ ਭੇਦ ਅਭੇਦ 


ਚੱਪਾਣ 

ਦਾਸੀ ਨੂੰ ਨਦੀ ਵਿਚੋਂ ਰਾਜੇ (ਨੇ ਕਢਵਾ) ਲਿਆ ਅਤੇ ਕੰਢੇ ਉਤੇ ਬੈਠ ਕੇ ਇਸ ਤਰ੍ਹਾਂ 
ਗੌਲ ਕੀਤੀ। (ਰਾਜੇ ਨੇ ਪੁਛਿਆ--) ਤੂੰ ਕਿਸ ਲਈ ਇਥੇ ਆਈ ਹੈਂ। ਇਹ (ਸਾਰੀ ਵਿਥਿਆ) 
ਮੈਨੂੰ ਸਪਸ਼ਟ ਰੂਪ ਵਿਚ _ਦਸ।੧੨। 


ਸੀ _ਦਸਮ-ਗ੍ਰੰਥ ਸਾਹਿਬ 


ਜਬ ਤੁਮ ਅਖੇਟਕਹਿ ਸਿਧਾਏ। ਬਹੁ ਚਿਰ ਭਯੋ ਗ੍ਰਿਹ ਕੌ ਨਹਿ ਆਏ। 
ਤੁਮ ਬਿਨੁ ਮੈ ਅਤਿਹਿ ਅਕੁਲਾਈ। ਤਾ ਤੇ ਬਨ ਗਹਿਰੇ ਮੋ ਆਈ। _੧੩। 


ਜਬ ਮੈ ਅਧਿਕ ਤ੍ਰਿਖਾਤੁਰ ਭਈ। _ਪਾਨਿ _ਪਿਵਨ _ਸਰਿਤਾ ਢਿਗ _ਗਈ। 


ਫਿਸਲਿਯੋ ਪਾਵ ਨਦੀ ਮੋ _ਪਰੀ। ਅਧਿਕ ਕ੍ਰਿਪਾ ਕਰ ਤੁਮਹਿ _ਨਿਕਰੀ। _੧੪। 


ਦੰਹਰਾ 
ਨੀਚ ਸੰਗ _ਕੀਜੈ ਨਹੀ ਸੁਨਹੋ ਮੀਤ ਕੁਮਾਰ। 
ਭੇਡ ਪੂਛਿ ਭਾਦੌ ਨਦੀ ਕੋ_ ਗਹਿ ਉਤਰਿਯੋ _ਪਾਰ। _੧੫। 
ਪਾਨੀ ਉਦਰ ਤਾ ਕੌ _ਭਰਿਯੋ ਦਾਸ ਨਦੀ ਗਯੋ _ਡਾਰਿ। 
ਬਿਨੁ ਪ੍ਰਾਨਨ ਅਬਲਾ _ਭਈ _ਸਕਿਯੋ ਨ ਨ੍ਰਿਪ ਬੀਚਾਰਿ। _੧੬। 
ਫਲ _ਭਛਤ _ਜਛਨ _ਗਹਿਯੋ ਦਾਸ ਨਾਸ ਕੋ _ਕੀਨ। 
ਦਾਸਨਿ ਕੈ ਸੰਗ ਦੋਸਤੀ ਮਤਿ _ਕਰਿਯਹੁ ਮਤਿ _ਹੀਨ। ੧੭। ੧ 


/ਏੱਤਾ ਸੀ ਗਾਂਰਤਹ ਪਲੁਯਾਨੇ ਆ ਗੜ ਅੰ ਭੂਪ ਸੰਦ /ਏਕ ਸੌਂ _ ਝਾਨਵੈਂ ਲਾਹੇੜ੍ਹ ਸ਼ਆਮਤਆ 


ਡਾ ਨਭਮ ਸਤ/ 5੯੨/ ੩੬੨੮/ ਅਫਲਹੰ/ 


ਚੱਪਲਾਂ 
ਤਿਰਦਸਿ ਕਲਾ ਏਕ _ਬਰ _ਨਾਰੀ। _ਚੋਰਨ ਕੀ ਅਤਿ ਹੀ ਹਿਤਕਾਰੀ। 
ਜਹਾ _ਕਿਸੂ ਕਾ ਦਰਬੁ _ਤਕਾਵੈ। ਹੀਂਗ ਲਗਾਇ _ਤਹਾ ਉਠਿ _ਆਵੈ। _੧। 


ਹੀਂਗ ਬਾਸ ਤਸਕਰ ਜਹ _ਪਾਵੈ। _ਤਿਸੀ ਨੌਰ ਕਹ ਸਾਂਧਿ ਲਗਾਵੈ। 
ਤਿਹ ਠਾ ਰਹੈ ਸਾਹੁ ਇਕ ਭਾਰੀ। ਤ੍ਰਿਦਸਿ ਕਲਾ ਤਾਹੂ ਸੋ _ਬਿਹਾਰੀ। ੨। 
ਹੀਂਗ ਲਗਾਇ ਤ੍ਰਿਯ ਚੋਰ _ਲਗਾਏ। _ਕਰਤੇ ਕੇਲ ਸਾਹੁ ਚਿਤ ਆਏ। 
ਤਾ ਸੌ ਤੁਰਤ ਖਬਰਿ ਤ੍ਰਿਯ _ਕਰੀ। ਮੀਤ _ਤਿਹਾਰੀ ਮਾਤ੍ਹਾ ਹਰੀ। ੩। 


ਚੋਰ ਚੋਰ ਤਬ ਸਾਹੁ _ਪੁਕਾਰਿਯੋ। ਅਰਧ _ਆਪਨੋ _ਦਰਬੁ _ਉਚਾਰਿਯੋ। 
ਦੁਹ;ਅਨ ਤਾਹਿ ਹਿਤੂ ਕਰਿ ਮਾਨ੍ਯੋ। ਮੂਰਖ ਭੇਦ ਨ ਕਾਹੂ ਜਾਨ੍ਯੋ। ੪। 


ਅਰਧ _ਬਾਟਿ ਚੋਰਨ ਤਿਹ ਦੀਨੋ। ਆਧੋ ਦਰਬੁ _ਸਾਹੁ ਤੇ ਲੀਨੋ। 
ਦੁਹੂੰਅਨ ਤਾਹਿ _ਲਖਿਯੋ _ਹਿਤਕਾਰੀ। ਮੂਰਖ ਕਿਨੂੰ ਨ ਬਾਤ _ਬਿਚਾਰੀ। _੫। 


ਚੋਰ ਲਾਇ ਪਾਹਰੂ _ਜਗਾਏ। ਇਹ ਚਰਿਤ੍ਰ ਤੇ ਦੋਊ ਭੁਲਾਏ। 
ਤਸਕਰ ਕਹੈ ਹਮਾਰੀ ਨਾਰੀ। __ਸਾਹੁ ਲਖ੍ਯੋ ਮੋਰੀ ਹਿਤਕਾਰੀ। ੬। 


ਚਰਿਤ੍ਰ ਪਾਖਿਆਨ ੭੪੧ 


(ਦਾਸੀ ਨੇ ਕਿਹਾ-- ਹੇ ਰਾਜਨ!) ਜਦ ਤੁਸੀਂ ਸ਼ਿਕਾਰ ਖੇਡਣ ਗਏ ਸੌ ਅਤੇ ਬਹੁਤ ਸਮੇਂ 
ਲਈ ਘਰ ਨਹੀਂ ਪਰਤੇ ਸੌ। _ਤਾਂ ਤੁਹਾਡੇ ਬਿਨਾ ਮੈਂ ਬਹੁਤ ਵਿਆਕੁਲ ਹੋ _ਗਈ ਸਾਂ। ਇਸ 
ਲਈ ਸੰਘਣੇ ਬਨ _ਵਿਚ ਆ ਗਈ।੧੩। 

ਜਦ ਮੈਂ ਪਿਆਸ ਨਾਲ ਬੇਹਾਲ ਹੋ ਗਈ ਤਾਂ ਪਾਣੀ ਪੀਣ ਲਈ ਨਦੀ ਦੇ ਕੌਢੇ ਗਈ। 
ਪੈਰ ਫਿਸਲ ਗਿਆ (ਅਤੇ ਮੈਂ) ਨਦੀ ਵਿਚ ਡਿਗ _ਪਈ। ਤੁਸੀਂ ਬਹੁਤ ਕ੍ਰਿਪਾ ਕਰ ਕੇ ਨਦੀ 
ਵਿਚੋ ਕਢਵਾਇਆ।੧੪। 
ਦੰਹਰਾ” 

ਹੇ ਮਿਤਰ _ਰਾਜ ਕੁਮਾਰ! ਸੁਣੋ, ਨੀਚ _ਦਾ ਕਦੇ ਵੀ ਸੰਗ 
(ਕਿਉਂਕਿ) ਭੇਡ ਦੀ ਪੂਛ ਪਕੜ ਕੇ ਭਾਦੋਂ ਵਿਚ (ਹੜੀ ਹੋਈ) ਨਦੀ ਨੂੰ 
ਸਕਦਾ _ਹੈ?।੧੫। ਦਾਸ (ਉਸ ਦਾਸੀ ਨੂੰ) ਨਦੀ ਵਿਚ ਗਿਆ 
ਪਾਣੀ ਨਾਲ ਭਰ _ਗਿਆ। (ਜਿਸ ਕਰ ਕੇ) ਇਸਤਰੀ ਮਰ 
ਨ ਸਕਿਆ।੧੬। ਫਲ ਖਾਂਦੇ ਦਾਸ ਨੂੰ ਸ਼ੇਰ ('ਜਛਨ”) ਨੇ 
ਲਈ ਹੇ ਮਤਹੀਨੋ! _ਦਾਸਾਂ ਨਾਲ ਦੋਸਤੀ ਨ _ਕਰੋ।੧੭। 

/ਏਥੇਂ ਗੰ ਗਰੇਤੁੰਪ/ਮਆਨ ਦੇ ਤੁਆ ਗਾਰੇਤੂ ਦੇ ਮੰ ਡੁਪ ਸੰਵਾਦ ਦੇ 5੯੨ਵੇ' ਗਰੇੜ੍ਹ ਦੀ ਸਮਘਤਨੀ 

ਭਾ ਲਭ ਹੰ/ _5੯੨/ =੬੨੮/ ਜਲਦਾ/ 


ਸੁਟ 
ਗਈ, ਪਰ 
ਪਕੜ ਕੇ 


ਚੱਪਲਾਂ 


ਤਿਰਦਸ ਕਲਾ ਨਾਂ ਦੀ ਇਕ _ਉਤਮ ਇਸਤਰੀ ਸੀ ਜੋ ਚੋਰਾਂ ਦੀ ਬਹੁਤ _ਹਿਤਕਾਰੀ 
ਸੀ। ਜਿਥੇ ਕਿਸੇ ਦਾ ਧਨ ਵੇਖਦੀ, ਉਥੇ _ਹਿੰਗ ਲਗਾ ਕੇ ਆ ਜਾਂਦੀ।੧। 


ਜਿਥੇ ਹਿੰਗ ਦੀ ਵਾਸਨਾ ਚੋਰਾਂ ਨੂੰ ਮਿਲਦੀ, ਉਥੇ ਆ ਕੇ ਸੰਨ੍ਹ ਲਗਾ ਲੈਂਦੇ। ਉਥੇ ਇਕ 
ਬਹੁਤ _ਵੌਡਾ ਸ਼ਾਹ _ਰਹਿੰਦਾ ਸੀ। _ਤਿਰਦਸ ਕਲਾ ਉਸ _ਨਾਲ _ਰਮਣ ਕਰਦੀ _ਸੀ।੨। 


(ਉਸ ਨੇ ਸ਼ਾਹ ਦੇ ਘਰ) ਹਿੰਗ ਲਗਾ ਕੇ ਫਿਰ ਚੋਰ ਲਗਾ ਦਿੱਤੇ (ਭਾਵ ਚੋਰਾਂ ਤੋਂ ਸੰਨ੍ਹ 
ਮਰਵਾ ਦਿੱਤੀ) ਅਤੇ _ਕੇਲ-ਕ੍ਰੀੜਾ ਕਰਦੀ ਨੂੰ ਸ਼ਾਹ ਦਾ ਧਿਆਨ ਆ ਗਿਆ (ਅਰਥਾਤ! 
ਸ਼ਾਹ ਦੀ ਚੋਰੀ ਦਾ ਚੇਤਾ ਆ ਗਿਆ)। ਉਸ ਨੂੰ ਝਟ ਖ਼ਬਰ ਕਰ ਦਿੱਤੀ ਕਿ ਹੇ ਮਿਤਰ! ਤੇਰਾ 
ਧਨ ਲੁਟਿਆ ਗਿਆ ਹੈ।੩। 

ਤਦ ਸ਼ਾਹ ਨੇ “ਚੋਰ ਚੋਰ” ਕਹਿ ਕੇ ਰੌਲਾ ਪਾਇਆ ਅਤੇ ਆਪਣੇ ਅੱਧੇ ਧਨ (ਦੇ ਬਚ 
ਜਾਣ ਦੀ ਗੱਲ ਵੀ) ਕਹਿ ਦਿੱਤੀ। ਦੋਹਾਂ ਨੇ ਉਸ (ਇਸਤਰੀ) ਨੂੰ ਹਿਤੂ ਕਰ _ਕੇ ਸਮਝਿਆ 
ਅਤੇ ਕਿਸੇ ਮੂਰਖ ਨੇ _ਭੇਦ ਨੂੰ ਨਹੀਂ ਸਮਝਿਆ।੪। 

ਅੱਧਾ ਧਨ ਉਸ ਨੂੰ ਚੋਰਾਂ ਨੇ ਵੰਡਾ ਦਿੱਤਾ ਅਤੇ ਅੱਧਾ ਧਨ ਸ਼ਾਹ ਤੋਂ ਲੈ ਲਿਆ। ਦੋਹਾਂ 
ਨੇ ਉਸ ਨੂੰ (ਆਪਣਾ) _ਹਿਤਕਾਰੀ ਸਮਝਿਆ। ਕਿਸੇ ਮੂਰਖ ਨੇ ਗੱਲ ਨੂੰ ਨ _ਸਮਝਿਆ।੫। 

(ਪਹਿਲਾਂ ਸ਼ਾਹ _ਦੇ ਘਰ) ਚੋਰ ਲਗਾ ਦਿੱਤੇ (ਅਤੇ _ਫਿਰ) ਪਹਿਰੇਦਾਰ ਜਗਾ _ਦਿੱਤੇ। 
ਇਸ ਚਰਿਤ੍ਰ ਨਾਲ ਦੋਵੇਂ ਭਰਮਾ ਦਿੱਤੇ। ਚੋਰ ਕਹਿੰਦੇ ਸਨ ਕਿ ਇਹ ਸਾਡੀ ਇਸਤਰੀ ਹੈ ਅਤੇ 
ਸ਼ਾਹ ਸਮਝਦਾ ਸੀ ਕਿ ਮੇਰੀ ਖੈਰਖ੍ਹਾਹ ਹੈ।੬। 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 

ਚੰਚਲਾਨ ਕੇ _ਚਰਿਤ ਕੌ ਸਕਤ ਨ ਕੋਊ ਪਾਇ। 

ਵਹ ਚਰਿਤ੍ਰ ਤਾ ਕੌ ਲਖੈ ਜਾ ਕੇ ਸ੍ਯਾਮ ਸਹਾਇ। ੭। ੧। 

/ਏੱਤਾ ਨੰ ਗਾੰਹਤ੍ਹ ਪਲੁਯਾਨੇ ਊਆ ਗਾਰਤ੍ਹੇ ਮਹ ਭੂਖ ਨੰਭਾਏ /ਏਕ ਸੌਂ /ਤਰਾਨਵੇਂ ਲਾਂ ਸਆਮਤਮ 
ਮਤ ਸਭਨ ਸਤ? _5੯ਤ/ ੨੬੩੫੭ #ਫਲੰ/ 

ਦੰਹਰਾ 

ਦੇਵਰਾਨ ਹੰਡੂਰ ਕੋ ਰਾਜਾ ਏਕ _ਰਹੈ। 

ਨਾਰਾ ਕੋ _ਹੋਛਾ ਘਨੋ ਸਭ _ਜਗ ਤਾਹਿ ਕਹੈ। _੧। 

ਏਕ ਦਿਸਾਰਿਨ ਸੌਰਹੈ ਤਾ ਕੀ ਪ੍ਰੀਤਿ ਅਪਾਰ। 

ਤਿਨ ਨ ਬੁਲਾਯੋ ਧਾਮ ਕੋ ਆਪੁ ਗਯੋ _ਬਿਸੰਭਾਰ। ੨। 
੭%#ਤਲ 

ਜਬ _ਆਯੋ ਨ੍ਰਿਪ ਧਾਮ _ਦਿਸਾਰਿਨਿ _ਜਾਨਿਯੋ। 

ਨਿਜੁ ਪਤਿ ਸੋ ਸਭ ਹੀ ਤਿਨ ਭੇਦ ਬਖਾਨਿਯੋ। 

ਖਾਤ ਬਿਖੈ ਰਾਜਾ ਕੋ ਗਹਿ ਤਿਨ ਡਾਰਿਯੋ। 

ਹੋਂ _ਪਕਰਿ ਪਾਨਹੀ ਹਾਥ ਬਹੁਤ ਬਿਧਿ ਮਾਰਿਯੋ। _੩। 

ਪ੍ਰਥਮ ਕੇਲ ਕਰਿ ਨ੍ਰਿਪ ਕੌ ਧਾਮ ਬੁਲਾਇਯੋ। 

ਬਨੀ ਨ ਤਾ ਸੋ ਪਤਿ ਸੋ ਭੇਦ ਜਤਾਇਯੋ। 

ਪਨਿਨ ਮਾਰਿ ਖਤ ਡਾਰ ਉਪਰ ਕਾਂਟਾ ਦਏ। 

ਹੋ ਚਿਤ ਮੋ ਤ੍ਰਾਸ ਬਿਚਾਰਿ ਪੁਰਖੁ ਤ੍ਰਿਯ ਭਜਿ ਗਏ। ੪। 


ਚੱਪਲਾਂ 
ਪ੍ਰਾਤ ਸਭੈ _ਖੋਜਨ ਨ੍ਰਿਪ _ਲਾਗੇ। _ਰਾਨਿਨ ਸਹਿਤ ਸੋਕ _ਅਨੁਰਾਗੇ। 
ਖਤਿਯਾ ਪਰੇ ਰਾਵ ਜੂ ਪਾਏ। ਤਹ ਤੇ ਕਾਢਿ ਧਾਮ ਲੈ ਆਏ। ੫। ੧। 


/ਏੱਤਾ ਨਾ ਲਾੰਹੇਤ੍ਹ ਪਲੂਯਾਨੇ /ਊਆ ਲਾਰੇਤ੍ਹੇ ਆਹਾ ਭੂਪ ਸੰਲਾਦੇ /ਏਕ ਸੌਂ ਝਰਾਨਵਂ ਲਾੰਰਤੂਹ ਸਨਆਖਤਮ 
ਗਤ ਸੜਨ ਸਤ _5੯5/ =੩੬੪6/ #ਫੀ/ 
ਦੰਹਾਰਾ 
ਨੌਕੋਟੀ ਮਰਵਾਰ ਕੇ ਜਸਵੰਤ ਸਿੰਘ _ਨਰੇਸ। 
ਜਾ ਕੀ ਮਾਨਤ ਆਨਿ _ਸਭ _ਰਘੁਬੰਸੀਸੂਰ ਦੇਸ। _੧। 
ਚੱਪਣਾ 
ਮਾਨਮਤੀ ਤਿਹ ਕੀ ਬਰ _ਨਾਰੀ। _ਜਨੁਕ ਚੀਰ _ਚੰਦੂਮਾ _ਨਿਕਾਰੀ। 
ਬਿਤਨ ਪ੍ਰਭਾ ਦੂਜੀ ਤਿਹ _ਰਾਨੀ। ਜਾ ਸਮ _ਲਖੀ ਨ ਕਿਨੂੰ _ਬਖਾਨੀ। ੨। 


ਚਰਿਤ੍ਰ ਪਾਖਿਆਨ 7੪੩ 


ਦੰਹਰਾ 

ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਪਾ ਨਹੀਂ ਸਕਿਆ। ਉਹੀ ਇਨ੍ਹਾਂ ਦੇ ਚਰਿਤ੍ਰ ਨੂੰ 
ਸਮਝ _ਸਕਦਾ ਹੈ, ਜਿਸ _ਦੇ ਪਰਮਾਤਮਾ ਸਹਾਇਕ _ਹੋਣ।੭। 

/ਏਥੇਂ ਸੰ ਗਰੇਤਰੰਪ#ਆਨ ਦੇ ਤੁਆ ਗਾਰੇਤ੍ਹ ਦੇ ਮੰਤ ਭੂਪ ਸੰਵਾਦ ਦੇ 5੬=ਵੇ' ਗੰਰੇਤ ਦੀ ਸਮਾਧ 

ਭਾ ਲਭ ਹ/ _5੯੨ਤ/ =੩੬੩੫/ ਜਲਦਾ/ 

ਦੰਹਰਾ 

ਦੇਵਰਾਨ ਨਾਂ ਦਾ ਹੰਡੂਰ ਦਾ ਇਕ ਰਾਜਾ _ਸੀ। ਸਾਰਾ ਜਗਤ ਉਸ ਨੂੰ ਨਾੜੇ ਦਾ ਹੌਲਾ 
ਸਮਝਦਾ _ਸੀ _(ਭਾਵ[ ਕਾਮੀ ਰੁਚੀ ਵਾਲਾ _ਹੀ ਸਮਝਦੇ _ਸਨ)।੧। ਉਸ ਦੀ ਇਕ _ਪਰਦੇਸਣ 
ਨਾਲ ਬਹੁਤ ਪ੍ਰੀਤ ਸੀ। ਉਸ ਨੂੰ ਘਰ ਨ ਬੁਲਾਇਆ, ਸਗੋ ਆਪ ਹੀ ਬੇਸਮਝਾਂ ਵਾਂਗ (ਉਸ 


ਦੇ ਘਰ) ਚਲਾ _ਗਿਆ।੨। 


੭/#=ਲ 


ਪਹਿਲਾਂ ਰਾਜੇ ਨਾਲ _ਘਰ _ਬੁਲਾ ਕੇ _ਕਾਮ-ਕ੍ਰੀੜਾ _ਕੀਤੀ। ਉਸ ਨਾਲ (ਕਿਸੇ ਗੱਲੋਂ) ਨ 
ਬਣੀ ਤਾਂ ਪਤੀ ਨੂੰ ਭੇਦ ਦਸ ਦਿੱਤਾ। (ਉਸ ਨੂੰ) ਜੁਤੀਆਂ ਨਾਲ ਮਾਰ ਕੇ ਅਤੇ ਟੋਟੇ ਵਿਚ 
ਸੁਟ ਕੇ ਉਪਰ ਕੰਡੇ _(ਕੈਡਿਆਂ ਵਾਲੇ ਛਾਪੇ) ਰਖ ਦਿੱਤੇ। ਮਨ ਵਿਚ ਡਰੇ ਹੋਏ ਮਰਦ ਅਤੇ 
ਇਸਤਰੀ (ਦੋਵੇਂ) ਭਜ _ਗਏ।੪। 
ਚੱਪਾਣ 

ਸਵੇਰ ਹੋਣ ਤੇ ਸਾਰੇ ਰਾਜੇ ਨੂੰ ਖੋਜਣ _ਲਗੇ। _ਰਾਣੀਆਂ ਸਮੇਤ (ਸਾਰੇ _ਕਰਮਚਾਰੀ) 
ਸੋਗ ਵਿਚ ਦੁਖੀ ਹੋ ਗਏ। (ਉਨ੍ਹਾਂ ਨੇ) ਰਾਜੇ ਨੂੰ ਟੋਏ ਵਿਚ ਪਿਆ ਵੇਖਿਆ। ਉਥੋਂ ਕਢ ਕੇ 
ਘਰ ਲੈ ਆਏ। ੫। 

/ਏਥੋਂ ਨੰ ਲਾਰੇਤੂੰਪ/ਮਆਨ ਦੇ ਤੰਆ ਲਾਰਤੂ ਦੇ #ੰਹੀੰ ਭੂਖ ਸੰਵਾਦ ਦੇ 5੯#ਵੇ' ਲਾਠਤ੍ਹ ਟੀ ਸਮਾਪਤੀ 

ਭਾ ਲਭ _ਹੰ/ _5੯#/ ੨੬੪67/ _ਜਲਦਾ/ 
ਦੰਹਰਾ 

ਮਾਰਵਾਰ ਨੌਕੋਟੀ ਦਾ ਜਸਵੰਤ ਸਿੰਘ ਨਾਂ ਦਾ ਰਾਜਾ ਸੀ ਜਿਸ ਦੀ ਸਾਰੇ _ਰਘੂਵੰਸ਼ੀ 
ਰਾਜੇ ਅਧੀਨਗੀ ਸਵੀਕਾਰ _ਕਰਦੇ _ਸਨ।੧। 
ਚੱਪਾਣ 

ਮਾਨਵਤੀ ਉਸ ਦੀ ਸੁੰਦਰ ਇਸਤਰੀ _ਸੀ। _ਮਾਨੋ ਚੰਦੂਮਾ ਨੂੰ _ਚੀਰ ਕੇ _ਕਢੀ 
ਬਿਤਨ ਪ੍ਰਭਾ ਨਾਂ ਦੀ ਉਸ ਦੀ ਦੂਜੀ ਰਾਣੀ ਸੀ। ਜਿਸ ਵਰਗੀ ਹੋਰ ਕੋਈ ਨ ਵੇਖੀ ਗਈ 
ਨ ਸੁਣੀ ਗਈ ਸੀ।੨। 


ਸੀ _ਦਸਮ-ਗ੍ਰੰਥ ਸਾਹਿਬ 


ਕਾਬਲ _ਦਰੋ ਬੰਦ ਜਬ _ਭਯੋ। ਲਿਖਿ ਐਸੇ ਖਾਂ ਮੀਰ ਪਠਯੋ। 
ਅਵਰੰਗ ਬੋਲਿ ਜਸਵੰਤਹਿ ਲੀਨੋ। _ਤਵਨੈ _ਨੌਰ ਭੇਜਿ ਕੈ ਦੀਨੋ। _੩। 


੭/#ਤਲ 

ਛੋਰਿ ਜਹਾਨਾਬਾਦ ਤਹਾ ਜਸਵੰਤ _ਗਯੋ। 

ਜੋ ਕੋਊ ਯਾਕੀ ਭਯੋ ਸੰਘਾਰਤ ਤਿਹ ਭਯੋ। 

ਆਇ ਮਿਲਿਯੋ ਤਾ ਕੌ ਸੋ ਲਿਯੋ ਉਬਾਰਿ ਕੈ। 

ਹੋ ਡੰਡਿਯਾ _ਬੰਗਸਤਾਨ ਪਠਾਨ _ਸੰਘਾਰਿ ਕੈ। ੪। 

ਜੀਵ _ਅਨਮਨੋ _ਕਿਤਕ _ਦਿਨਨ _ਤਾ ਕੋ _ਭਯੋ। 

ਤਾ ਤੇ ਜਸਵੰਤ ਸਿੰਘ ਨ੍ਰਿਪਤਿ ਸੁਰ ਪੁਰ ਗਯੋ। 

ਦੁਮਤਿ _ਦਹਨ _ਅਧ੍ਤਮ ਪ੍ਰਭਾ ਤਹ ਆਇ ਕੈ। 

ਹੋ ਤਰੁਨਿ ਇਤ੍ਯਾਦਿਕ ਤ੍ਰਿਯ ਸਭ _ਜਰੀ ਬਨਾਇ ਕੈ। ੫। 


ਡੀਕ ਅਗਨਿ _ਕੀ ਉਠੀ _ਰਾਨਿਯਨ ਯੌ_ਕਿਯੋ। 

ਨਮਸਕਾਰ _ਕਰਿ ਸਪਤ ਪ੍ਰਦਛਿਨ ਕੌ ਦਿਯੋ। 

ਕੂਦਿ ਕੂਦਿ ਕਰਿ ਪਰੀ ਨਰੇਰ ਨਚਾਇ_ਕੈ। 

ਹੋ ਜਨੁਕ ਗੰਗ ਕੇ ਮਾਝ ਅਪਛਰਾ ਆਇ ਕੈ। ੬। 
ਦੰਹਰਾ 

ਬਿਤਨ ਕਲਾ _ਦੁਤਿਮਾਨ ਮਤਿ ਚਲੀ ਜਰਨ ਕੇ ਕਾਜ। 

ਦੁਰਗ ਦਾਸ ਸੁਨਿ ਗਤਿ ਤਿਸੈ ਰਾਖਿਯੋ ਕੋਟਿ ਇਲਾਜ। _੭। 

ਮੇੜਤੇਸ _ਥਾਰੇ ਉਦਰ ਸੁਨਿ ਰਾਨੀ ਮਮ _ਬੈਨ। 

ਮੈ ਨ ਮਿਲੋ ਹਜਰਤਿ ਤਨੈ ਜਾਸਾਂ ਅਪਨੇ ਐਨ। ੮। 


ਚੱਪਾਣ 
ਹਾਡੀ ਪਤਿ ਸੋ ਨਹਿ ਜਰੀ। ਲਰਿਕਨ ਕੀ ਆਸਾ ਜਿਯ _ਧਰੀ। 
ਛੋਰਿ ਪਿਸੋਰ ਦਿਲੀ ਕੌ ਆਏ। ਸਹਿਰ ਲਹੌਰ ਪੂਤ ਦੋ ਜਾਏ। ੯। 
ਰਾਨੀ ਦਿਲੀ ਮੋ ਗਈ। _ਹਜਰਤਿ ਕੌ ਐਸੀ ਸੁਧਿ ਭਈ। 
ਸੋਊਅਨ _ਕਹਿਯੋ _ਇਨੈ ਮੁਹਿ ਦੀਜੈ। ਤੁਮ ਮਨਸਬ ਜਸਵੰਤ ਕੋ _ਲੀਜੈ। 
ਰਨਿਯਨ _ਕੋ_ਸਊਅਨ ਨਹਿ _ਦਯੋ। _ਹਜਰਤਿ _ਸੈਨ _ਪਠਾਵਤ _ਭਯੋ। 
ਰਨਛੋਰੈ ਇਹ ਭਾਤਿ ਉਚਾਰੋ। ਨਰ ਕੋ ਭੇਸ ਸਭੈ ਤੁਮ ਧਾਰੋਂ। ੧੧। 


ਖਾਨ _ਪੁਲਾਦ ਜਬੈ _ਚੜਿ _ਆਏ। ਤਬ _ਰਨਿਯਨ ਯੌ ਬਚਨ _ਸੁਨਾਏ। 
ਹਮੈ ਨਗਜ ਸੈਨਾ ਮੋ _ਦੀਜੈ। ਹਿੰਦੂ ਧਰਮ ਰਾਖਿ ਕਰਿ ਲੀਜੈ। ੧੨। 


੧0। 


ਚਰਿਤ੍ਰ ਪਾਖਿਆਨ 7੪੫ 


ਜਦੋਂ ਕਾਬਲ ਦਾ ਦਰਾ (ਵੈਰੀਆਂ ਨੇ) ਬੰਦ ਕਰ ਦਿੱਤਾ ਤਾਂ ਮੀਰ ਖਾਨ ਨੇ (ਬਾਦਸ਼ਾਹ 
ਨੂੰ) ਇਸ ਤਰ੍ਹਾਂ ਲਿਖ _ਭੇਜਿਆ। ਔਰੰਗਜ਼ੇਬ ਨੇ ਜਸਵੰਤ ਸਿੰਘ ਨੂੰ ਬੁਲਾ ਲਿਆ (ਅਤੇ ਉਸ 
ਨੂੰ) ਉਸ ਜਗ੍ਹਾ ਵਲ ਭੇਜ _ਦਿੱਤਾ।੩। 

੭%/ਤਲ 

ਜਸਵੰਤ ਸਿੰਘ ਜਹਾਨਾਬਾਦ ਨੂੰ ਛਡ ਕੇ ਉਧਰ _ਗਿਆ। ਜੋ ਵੀ ਕੋਈ ਬਾਗੀ ਹੋਇਆ, 
ਨੂੰ ਮਾਰ ਦਿੱਤਾ। ਜੋ ਉਸ ਨੂੰ ਅਗੋਂ (ਅਧੀਨਗੀ ਦੇ ਭਾਵ ਨਾਲ) ਆ ਕੇ ਮਿਲਦਾ, ਉਸ 


ਲੂ 
ਨੂੰ ਬਚਾ _ਲੈਂਦਾ। ਉਸ ਨੇ _ਡੰਡੀਆ ਅਤੇ _ਬੰਗਸਤਾਨ ਦੇ ਪਠਾਣਾਂ ਦੀ ਮਾਰ ਕੇ (ਸਫ਼ਾਈ ਕਰ 


ਉਸ ਦਾ ਕਈ ਦਿਨ ਜੀ ਖ਼ਰਾਬ ਰਿਹਾ (ਅਰਥਾਤ! ਬੀਮਾਰ ਰਿਹਾ) ਜਿਸ ਕਰ ਕੇ 
ਰਾਜਾ ਜਸਵੰਤ ਸਿੰਘ ਸਵਰਗ ਨੂੰ ਚਲਾ _ਗਿਆ। ਦੂਮਤਿ ਦਹਨ ਅਤੇ ਅਧ੍ਤਮ ਪ੍ਰਭਾ 
ਉਥੇ ਆ ਕੇ ਅਤੇ ਹੋਰ ਇਸਤਰੀਆਂ ਨਾਲ _ਰਲ ਕੇ ਸਾਰੀਆਂ (ਰਾਜੇ ਨਾਲ) ਸਤੀ ਹੋ 
ਗਈਆਂ।੫। 


(ਜਦ) ਔਂਗ _ਦੀ ਲਾਟ ('ਡੀਕ”) ਉਠੀ ਤਾਂ ਰਾਣੀਆਂ ਨੇ ਇੰਜ _ਕੀਤਾ। ਸੱਤ ਪ੍ਰਦੱਛਣਾ 
ਦੇ ਕੇ ਨਮਸਕਾਰ _ਕੀਤਾ। ਫਿਰ ਹੱਥਾਂ ਵਿਚ ਨਾਰੀਅਲ _ਉਛਾਲਦੀਆਂ ਹੋਈਆਂ (ਅਗਨੀ 
ਵਿਚ) ਕੁਦ ਕੁਦ ਕੇ ਜਾ ਪਈਆਂ। (ਇੰਜ ਪੁਤੀਤ ਹੁੰਦਾ ਸੀ) ਮਾਨੋ _ਅਪੌਂਛਰਾਵਾਂ ਨੇ _ਗੰਗਾ 
ਵਿਚ ਛਾਲਾਂ ਮਾਰੀਆਂ ਹੋਣ।੬। 
ਦੰਹਰਾ” 

ਬਿਤਨ ਕਲਾ ਅਤੇ ਦੁਤਿਮਾਨ ਮਤਿ ਵੀ ਸੜਨ ਲਈ _ਚਲੀਆਂ। ਦੁਰਗ ਦਾਸ ਨੇ ਇਹ 
ਸਥਿਤੀ ਸੁਣ ਕੇ ਬਹੁਤ ਯਤਨਾਂ ਨਾਲ ਉਨ੍ਹਾਂ ਨੂੰ ਰੋਕ ਲਿਆ _(ਭਾਵ1 ਬਚਾ _ਲਿਆ)।੭। ਹੇ 
ਰਾਣੀ! ਮੇਰੀ ਗੱਲ ਸੁਣੋ। _ਮਾਰਵਾੜ _ਦਾ (ਹੋਣ ਵਾਲਾ) ਰਾਜਾ ਤੁਹਾਡੇ ਪੇਟ ਵਿਚ ਹੈ। (ਉਹ 
ਕਹਿਣ ਲਗੀ) ਮੈਂ ਬਾਦਸ਼ਾਹ ਨੂੰ ਨਹੀਂ _ਮਿਲਾਂਗੀ ਅਤੇ ਆਪਣੇ _ਘਰ _ਜਾਵਾਂਗੀ।੮। 
ਚੱਪਾਣ 

ਤਦ ਹਾਡੀ (ਰਾਜਪੂਤ ਰਾਣੀ) ਪਤੀ ਨਾਲ _ਨ ਸੜੀ ਅਤੇ ਲੜਕਿਆਂ ਦੀ ਆਸ ਮਨ 
ਵਿਚ ਰਖ ਲਈ। ਪਿਸ਼ਾਵਰ ਛਡ ਕੇ ਦਿੱਲੀ ਵਲ ਚਲ ਪਈਆਂ। ਲਾਹੌਰ ਸ਼ਹਿਰ ਵਿਚ ਆ 
ਕੇ ਦੋ ਪੁੰਤਰਾਂ ਨੂੰ ਜਨਮ _ਦਿੱਤਾ।੯। 


ਜਦ ਰਾਣੀ ਦਿੱਲੀ ਪਹੁੰਚੀ ਤਾਂ ਬਾਦਸ਼ਾਹ ਨੂੰ ਇਸ ਦਾ 
ਬਾਦਸ਼ਾਹ ਨੇ) ਸਾਊਆਂ ਨੂੰ ਕਿਹਾ ਕਿ ਇਨ੍ਹਾਂ (ਰਾਣੀਆਂ) ਨੂੰ ਮੇਰੇ ਹਵਾਲੇ ਕਰ _ਦਿਓ ਅਤੇ 
ਤਸੀਂ ਜਸਵੰਤ ਸਿੰਘ ਦਾ ਰੁਤਬਾ _ਸੰਭਾਲ _ਲਵੋ।੧0। 

ਸਾਊਆਂ ਨੇ ਰਾਣੀਆਂ ਨ ਦਿੱਤੀਆਂ ਤਾਂ ਬਾਦਸ਼ਾਹ ਨੇ (ਉਨ੍ਹਾਂ ਪਿਛੇ) ਸੈਨਾ ਚੜ੍ਹਾ 
ਦਿੱਤੀ। ਰਣਛੋੜ ਨੇ _ਇਸ ਤਰ੍ਹਾਂ ਕਿਹਾ _ਕਿ ਤੁਸੀਂ ਸਾਰੀਆਂ _ਮਰਦਾਵਾਂ ਭੇਸ _ਧਾਰ _ਲਵੋ।੧੧। 

ਜਦ ਪੁਲਾਦ ਖ਼ਾਨ ਚੜ੍ਹ ਕੇ ਆ ਗਿਆ ਤਦ ਰਾਣੀਆਂ ਨੇ ਇਸ ਤਰ੍ਹਾਂ ਬਚਨ _ਸੁਣਾਏ। 
ਸਾਨੂੰ _ਨਗਜ (ਪਹਾੜੀ) ਸੈਨਾ ਦੇ ਹਵਾਲੇ ਕਰ ਦਿਓ ਤਾਂ ਜੋ ਅਸੀਂ (ਆਪਣੇ) ਹਿੰਦੂ ਧਰਮ ਨੂੰ 
ਬਚਾ _ਸਕੀਏ।੧੨। 


02੧੨ 


ਰਗ 


ਸੀ _ਦਸਮ-ਗ੍ਰੰਥ ਸਾਹਿਬ 


ਨਾਵਨ ਕੌ ਸੁਭ ਵਾਰੋ _ਦਿਯੋ। _ਬਾਲਨ ਸਹਿਤ ਦੇਸ ਮਗੁ ਲਿਯੋ। 
ਰਜਪੂਤਨ ਰੂਮਾਲ ਫਿਰਾਏ। __ਹਮ _ਮਿਲਨੇ _ਹਜਰਤਿ ਕੌ ਆਏ। _੧੩। 


ਤਿਨ ਕੌ ਕਿਨੀ ਨ ਚੋਟਿ ਚਲਾਈ। ਇਹ ਰਾਨੀ ਹਜਰਤਿ ਪਹ ਆਈ। 
ਤੁਪਕ _ਤਲੋ ਤੈ ਜਬੈ _ਉਬਰੇ। ਤਬ ਹੀ ਕਾਢਿ ਕ੍ਰਿਪਾਨੈ ਪਰੇ। _੧੪। 


ਜੌਨੈ ਸੂਰ ਸਰੋਂਹੀ ਬਹੈ। ਜੈਬੋ _ਟਿਕੈ ਨ ਬਖਤਰ ਰਹੈ। 
ਏਕੈ ਤੀਰ ਏਕ _ਅਸਵਾਰਾ। ਏਕੈ ਘਾਇ ਏਕ ਗਜ _ਭਾਰਾ। _੧੫। 


ਜਾ ਪਰ ਪਰੈ ਖੜਗ ਕੀ ਧਾਰਾ। _ਜਨੁਕ ਬਹੇ ਬਿਰਛ ਪਰ ਆਰਾ। 
ਕਟਿ ਕਟਿ ਸੁਭਟ ਧਰਨਿ ਪਰ _ਪਰਹੀ। ਚਟਪਟ ਆਨਿ _ਅਪਛਰਾ _ਬਰਹੀ। _੧੬। 


ਦੰਹਰਾ 
ਰਨਛੋਰੈ _ਰਘੁਨਾਥ ਸਿੰਘ _ਕੀਨੋ ਕੋਪ _ਅਪਾਰ। 
ਸਾਹ ਝਰੋਖਾ ਕੇ ਤਰੇ _ਬਾਹਤ ਭੇ ਹਥਿਯਾਰ। _੧੭। 


ਭਾਲੰਨਾ ਛੰਦ 
ਕਹੂੰ _ਧੋਪ ਬਾਂਕੈ ਕਹੂੰ ਬਾਨ ਛੂਟੈ। ਕਹੂੰ ਬੀਰ ਬਾਨੀਨ ਕੇ ਬਕਤ੍ਰ ਟੂਟੈ। 
ਕਹੂੰ ਬਾਜ ਮਾਰੇ _ਗਜਾਰਾਜ ਜੂਝੈ। ਕਟੇ ਕੋਟਿ ਜੋਧਾ ਨਹੀ ਜਾਤ ਬੂਝੇ। ੧੮। 


੭%7ਤਲ 
ਖਾਇ ਟਾਕਿ ਆਫੂਐ ਰਾਜ ਸਭ _ਰਿਸਿ ਭਰੇ। 
ਪੋਸਤ _ਭਾਂਗ ਸਰਾਬ _ਪਾਨ ਕਰਿ ਅਤਿ ਲਰੇ। 
ਸਾਹ ਝਰੋਖਾ ਤਰੈ _ਚਰਿਤੁ _ਦਿਖਾਇ ਕੈ। 


<. 


ਹੋ _ਰਨਛੋਰਾ ਸੁਰ ਲੋਕ ਗਏ ਸੁਖ ਪਾਇ ਕੈ। ੧੯। 


ਰਨਛੋਰਹਿ _ਰਘੁਨਾਥ _ਨਿਰਖਿ ਕਰਿ _ਰਿਸਿ _ਭਰਿਯੋ। 
ਤਾ ਤੇ ਤੁਰੈ ਧਵਾਇ ਜਾਇ ਦਲ ਮੈ ਪਰਿਯੋ। 

ਜਾ ਕੌ ਬਹੈ ਸਰੋਹੀ ਰਹੈ ਨ ਬਾਜ ਪਰ । 

ਹੋ _ਗਿਰੈ ਮੂਰਛਨਾ ਖਾਇ ਤੁਰਤ ਸੋ ਭੂਮਿ ਪਰ। ੨0। 


ਜੋ ਐਸੇ ਦੋ ਚਾਰ ਔਰ ਭਟ ਧਾਵਹੀ। 
ਹੋ ਬੰਕ _ਲੰਕ _ਗੜ _ਜੀਤਿ _ਛਿਨਿਕ ਮੋ ਲ੍ਯਾਵਹੀ। _੨੧। 


ਚਰਿਤ੍ਰ ਪਾਖਿਆਨ 7੪੭ 


ਇਸ਼ਨਾਨ ਕਰਨ ਦਾ _ਭੁਲਾਵਾ ਦੇ ਕੇ ਬਾਲਕਾਂ ਸਮੇਤ (ਉਨ੍ਹਾਂ ਨੇ ਆਪਣੇ) ਦੇਸ ਦਾ 
ਰਸਤਾ _ਪਕੜਿਆ। _ਤਦ _ਰਾਜਪੂਤਨੀਆਂ ਨੇ _ਰੁਮਾਲ ਫਿਰਾਏ ਕਿ ਅਸੀਂ ਬਾਦਸ਼ਾਹ ਨੂੰ ਮਿਲਣ 
ਲਈ ਆਈਆਂ ਹਾਂ।੧੩। 

ਉਨ੍ਹਾਂ ਉਤੇ ਕਿਸੇ ਨੇ ਹਮਲਾ ਨ ਕੀਤਾ। (ਅਤੇ ਸਮਝਿਆ ਕਿ) ਇਹ ਰਾਣੀ ਬਾਦਸ਼ਾਹ 
ਕੋਲ ਆਈ ਹੈ। ਜਦ ਇਹ ਬੰਦੂਕਾਂ ਦੀ ਮਾਰ ਤੋਂ ਨਿਕਲ ਆਈਆਂ, ਤਦ ਹੀ_ਕ੍ਰਿਪਾਨਾਂ ਕਢ 
ਕੇ ਪੈ ਗਈਆਂ।੧੪। 

ਜਿਸ _ਵੀ ਸੂਰਮੇ _ਉਤੇ ਤਲਵਾਰ _ਚਲਾਉਂਦੀਆਂ ਸਨ, ਤਾਂ ਨ ਲੋਹੇ ਦੇ ਕਫ ('ਜੈਬੋ”) 
ਟਿਕਦੇ ਸਨ ਅਤੇ ਨ ਹੀ ਕਵਚ। ਇਕ ਸਵਾਰ ਲਈ ਇਕ ਤੀਰ ਅਤੇ ਇਕ ਵੌਡੇ ਹਾਥੀ 
ਲਈ (ਕਿਰਪਾਨ ਦਾ) ਇਕ ਜ਼ਖ਼ਮ _(ਕਾਫ਼ੀ _ਸਨ)।੧੫। 

ਜਿਸ ਉਤੇ ਵੀ ਤਲਵਾਰ ਦੀ ਧਾਰ ਪੈਂਦੀ ਸੀ। (ਇੰਜ ਪੁਤੀਤ ਹੁੰਦਾ ਸੀ) ਮਾਨੋ ਬ੍ਰਿਛ 
ਉਤੇ ਆਰਾ _ਚਲ ਰਿਹਾ _ਹੋਵੇ। _ਸੂਰਵੀਰ ਕਟ ਕਟ ਕੇ ਧਰਤੀ ਉਤੇ ਡਿਗ ਰਹੇ ਸਨ। (ਅਤੇ 
ਉਨ੍ਹਾਂ ਨੂੰ) ਝਝਟਪਟ ਆ ਕੇ ਅਪੱਂਛਰਾਵਾਂ ਵਰ ਰਹੀਆਂ _ਸਨ।੧੬। 
ਦੰਹਰਾ” 

ਰਣਛੋੜ ਅਤੇ _ਰਘੁਨਾਥ ਸਿੰਘ ਨੇ ਬਹੁਤ ਕ੍ਰੋਧ _ਕੀਤਾ। ਬਾਦਸ਼ਾਹ _ਦੇ ਝਰੋਖੇ ਹੇਠਾਂ 
ਹਥਿਆਰ ਚਲਾਉਣ ਲਗੇ ।੧੭। 
ਭਾਲੰਨ ਛੰਦ 

ਕਿਤੇ ਸੁੰਦਰ ਤਲਵਾਰਾਂ ਚਲਦੀਆਂ _ਸਨ ਅਤੇ ਕਿਤੇ ਬਾਣ ਛੁਟਦੇ ਸਨ ਅਤੇ ਕਿਤੇ 
ਬਾਣਾਂ ਵਾਲੇ ਸੂਰਮਿਆਂ ਦੇ ਕਵਚ ਟੁੱਟੇ ਹੋਏ _ਸਨ। _ਕਿਤੇ ਘੋੜੇ ਮਾਰੇ ਗਏ ਸਨ ਅਤੇ ਕਿਤੇ 
ਵੱਡੇ ਹਾਥੀ ਜੂਝੇ ਪਏ _ਸਨ। ਬੇਸ਼ੁਮਾਰ ਯੋਧੇ ਕਟੇ ਪਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ 
ਜਾ ਸਕਦੀ _ਸੀ।੧੮। 


੭/#=ਲ 


ਦਾ ਸੇਵਨ ਕਰ ਕੇ ਖ਼ੂਬ ਲੜੇ। ਬਾਦਸ਼ਾਹ ਦੇ ਝਰੋਖੇ ਹੇਠਾਂ ਚਰਿਤ੍ਰ ਵਿਖਾ ਕੇ _ਰਣਛੋੜ ਸੁਖ 
ਪੂਰਵਕ _ਸਵਰਗ ਨੂੰ ਚਲਾ _ਗਿਆ।੧੯। 


ਰਣਛੋੜ ਨੂੰ (ਮਰਿਆ) ਵੇਖ ਕੇ _ਰਘੂਨਾਥ ਬਹੁਤ ਰੋਹ ਵਿਚ ਆ ਗਿਆ। ਇਸ ਲਈ 
ਘੋੜੇ ਨੂੰ ਭਜਾ ਕੇ ਦਲ ਵਿਚ ਪਹੁੰਚ ਗਿਆ। ਜਿਸ ਨੂੰ ਤਲਵਾਰ ਵਜਦੀ ਸੀ, ਉਹ ਘੋੜੇ ਉਤੇ 
ਡਿਗ ਪੈਂਦਾ 


ਵੇਖ ਕੇ ਔਰੰਗਜ਼ੇਬ ਵੀ ਧੰਨ ਧੰਨ ਕਹਿਣ ਲਗਾ। _(ਅਤੇ ਆਪਣੀ) ਸੈਨਾ ਨੂੰ 
ਆਗਿਆ ਦਿੱਤੀ ਕਿ ਇਨ੍ਹਾਂ ਨੂੰ ਜਾ ਕੇ ਘੇਰ ਲਵੋ। ਜੇ ਇਹੋ ਜਿਹੇ ਦੋ ਚਾਰ ਸੂਰਮੇ ਆ ਪਏ 
ਦੇ ਸੁੰਦਰ ਕਿਲ੍ਹੇ ਨੂੰ ਵੀ ਛਿਣ ਵਿਚ ਜਿਤ _ਲਿਆਉਣਗੇ।੨੧। 


੭੪੮ 


ਸੀ _ਦਸਮ-ਗ੍ਰੰਥ ਸਾਹਿਬ 


ਹਾਕਿ ਹਾਕਿ ਕਰਿ ਮਹਾ ਬੀਰ ਸੂਰਾ _ਧਏ। 

ਠਿਲਾ _ਠਿਲੀ _ਬਰਛਿਨ _ਸੌ__ਕਰਤ ਤਹਾ _ਭਏ। 

ਕੜਾਕੜੀ _ਸੈਦਾਨ ਮਚਾਯੋ ਆਇ __ਕਰ। 

ਹੋ ਭਾਤਿ ਭਾਤਿ _ਬਾਦਿਤੁ ਅਨੇਕ ਬਜਾਇ _ਕਰ। _੨੨। 

ਚੱਪਣਾ 

ਤੁਮਲ ਜੁਧ ਮਚਤ ਤਹ _ਭਯੋ। _ਲੈ _ਰਘੁਨਾਥ _ਸੈਨ ਸਮੁਹਯੋ। 
ਭਾਤਿ ਭਾਤਿ ਸੋ ਬਜੇ ਨਗਾਰੇ। ਖੇਤਿ ਮੰਡਿ ਸੂਰਮਾ ਹਕਾਰੇ। ੨੩। 
ਗਹਿ ਗਹਿ _ਸਸਤ੍ਰ ਸੂਰਮਾ _ਧਾਏ। ਦੇਵ _ਅਦੇਵ _ਬਿਲੋਕਨ ਆਏ। 
ਜਾਂ ਪਰ ਦੋਇ ਕਰੰਧਰ ਧਰੈ। ਏਕ ਸੁਭਟ ਤੇ ਦੋ ਦੋ ਕਰੈ। ੨੪। 


ਜਾ ਕੈ ਅੰਗ ਸਰੋਂਹੀ ਬਹੀ। ਤਾ ਕੀ ਗ੍ਰੀਵ ਸੰਗ ਨਹਿ _ਰਹੀ। 

ਜਾ ਕੈ ਲਗਿਯੋ ਕੁਹਕਤੋ _ਬਾਨਾ। ਪਲਕ _ਏਕ ਮੈ _ਤਜੈ _ਪਰਾਨਾ। ੨੫। 
ਜਾ ਕੈ ਘਾਇ ਗੁਰਜ ਕੋ ਲਾਗਿਯੋ। ਤਾ ਕੋ ਪ੍ਰਾਨ ਦੇਹ ਤਜਿ _ਭਾਗਿਯੋ। 
ਹਾਹਾਕਾਰ _ਪਖਰਿਯਾ _ਕਰਹੀ। _ਰਾਨੌਰਨ ਕੇ ਪਾਲੇ _ਪਰਹੀ। _੨੬। 


ਮਾਵੰਯਾ 
ਆਨਿ ਪਰੇ ਰਿਸਿ ਠਾਨਿ ਰਠੌਰ ਚਹੂੰ ਦਿਸ ਤੇ ਕਰ ਆਯੁਧ ਲੀਨੇ। 
ਬੀਰ _ਕਰੋਰਿਨ ਕੇ ਸਿਰ ਤੋਰਿ ਸੁ ਹਾਥਨ ਕੋ _ਹਲਕਾਹਿਨ ਦੀਨੇ। 
ਰੁੰਡ ਪਰੇ ਕਹੂੰ ਤੁੰਡ ਨ੍ਰਿਪਾਨ ਕੇ ਝੁੰਡ ਹਯਾਨ ਕੇ ਜਾਤ ਨ ਚੀਨੇ। 
ਕੰਬਰ ਕੇ ਬਹੁ _ਟੰਬਰ ਅੰਬਰ ਅੰਬਰ ਛੀਨਿ _ਦਿਗੰਬਰ ਕੀਨੈ। ੨੭। 

ਚੱਪਣਾ 
ਐਸੀ ਭਾਤਿ ਸੁ ਭਟ ਬਹੁ ਮਾਰੇ। ਰਘੁਨਾਥੋ ਸੁਰ ਲੋਕ ਸਿਧਾਰੇ। 
ਸ੍ਰਾਮਿ ਕਾਜ 

ਦੰਹਰਾ 

ਅਤਿ ਬਰਿ ਕੈ ਭਾਰੀ ਜੁਝ੍ਯੋ ਤਨਕ ਨ ਮੋਰਿਯੋ ਅੰਗ। 
ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ। ੨੯। ੧। 


/ਏੱਤਾ ਨੰ ਗਾਠਤ੍ ਪਲ੍ਹਯਾਨ /ਤੂਯਾ ਗਾਰਤ੍ ਮੰਤ ਡੂਪ ਅੰਕਾਦੇ /ਏਕਾ ਐਂ ਖਲਾਨਵਂ ਯਾਠੇਤ੍ਰਾ ਗ਼ਆਮਤਆ 


ਗਤ ਸਭਨ ਸਤ) _5੯੫/ ੩੬੬੦੭ #ਫਲੀ/ 


ਦੱਪਲ? 
ਚੰਦੂਪੁਰੀ ਨਗਰੀ _ਇਕ _ਸੁਨੀ। _ਅਪ੍ਰਤਿਮ _ਕਲਾ _ਰਾਨੀ ਬਹੁ _ਗੁਨੀ। 


ਅੰਜਨ ਰਾਇ ਬਿਲੋਕ੍ਯੋ ਜਬ _ਹੀ। ਹਰਅਰਿ ਸਰ _ਮਾਰਿਯੋ ਤਿਹ ਤਬ _ਹੀ। ੧। 


ਕੇ ਪ੍ਰਨਹਿ ਨਿਬਾਹਿਯੋ। _ਹਡਿਯਹਿ ਪੁਰੇ ਜੋਧ ਪਹੁਚਾਯੋ। _੨੮। 


ਚਰਿਤ੍ਰ ਪਾਖਿਆਨ ॥੭1- 1 


ਸੂਰਮੇ ਲਲਕਾਰੇ ਮਾਰ ਮਾਰ ਕੇ ਅਗੇ ਵਧ ਰਹੇ _ਸਨ। _ਬਰਛਿਆਂ ਨਾਲ ਉਥੇ _ਧੇਂਕਮਧੌਂਕੀ 
ਕਰ ਰਹੇ _ਸਨ। (ਉਨ੍ਹਾਂ ਨੇ) ਆ ਕੇ ਕੜਾਕੇਦਾਰ ਯੁੱਧ ਮਚਾ ਦਿੱਤਾ ਹੈ ਅਤੇ ਭਾਂਤ ਭਾਂਤ ਦੇ 
ਅਨੇਕ _ਵਾਜੇ ਵਜਾ _ਦਿੱਤੇ।੨੨। 


ਚੱਘਣ/ 

ਉਥੇ _ਘਮਸਾਨ ਯੁੱਧ _ਹੋਇਆ। _ਰਘੂਨਾਥ ਸੈਨਾ ਲੈ _ਕੇ ਸਾਹਮਣੇ ਆ _ਡਟਿਆ। ਭਾਂਤ 
ਭਾਂਤ ਦੇ ਨਗਾਰੇ _ਵਜੇ। ਯੁੱਧ _ਮਚਾ ਕੇ ਸੂਰਮੇ ਇਕ ਦੂਜੇ ਨੂੰ _ਵੰਗਾਰਨ _ਲਗੇ।੨੩। 

ਸ਼ਸਤਰ _ਪਕੜ _ਪਕੜ ਕੇ ਸੂਰਮੇ (ਯੁੱਧ ਲਈ) ਦੌੜੇ। ਦੇਵਤੇ ਅਤੇ ਦੈੱਤ (ਜੰਗ 
ਵੇਖਣ ਲਈ _ਆਏ। ਜਿਸ _ਉਤੇ ਦੋਹਾਂ ਹੱਥਾਂ ਵਿਚ ਧਾਰਨ ਕਰ ਕੇ (ਤਲਵਾਰ) ਮਾਰਦੇ, ਤਾਂ 
ਇਕ ਸੂਰਮੇ ਦੇ ਦੋ ਦੋ ਕਰ ਦਿੰਦੇ।੨੪। 

ਜਿਸ ਦੇ ਸ਼ਰੀਰ ਉਤੇ ਤਲਵਾਰ ਚਲ ਗਈ, ਉਸ ਦੀ ਗਰਦਨ ਨਾਲ ਨਹੀਂ ਰਹੀ। ਜਿਸ 
ਨੂੰ `ਸ਼ੂਕਦਾ ਹੋਇਆ _ਬਾਣ ਲਗਦਾ, _ਉਹ _ਇਕ ਪਲਕ _ਵਿਚ ਪ੍ਰਾਣ _ਛਡ _ਜਾਂਦਾ।੨੫। 


(੭੭ 


ਜਿਸ ਨੂੰ ਗੁਰਜ ਦਾ ਵਾਰ ਵਜਦਾ, ਉਸ ਦੀ ਦੇਹ ਨੂੰ ਪ੍ਰਾਣ ਛਡ ਕੇ ਭਜ ਜਾਂਦੇ। ਘੋੜ 
ਸਵਾਰ _ਹਾਹਾ-ਕਾਰ _ਮਚਾ ਰਹੇ _ਸਨ। (ਉਨ੍ਹਾਂ ਦਾ) ਰਾਠੌਰ ਰਾਜਪੂਤਾਂ ਨਾਲ ਪਾਲਾ ਪੈ __ਗਿਆ 
ਸੀ।੨੬। 
ਹਾਵੰਯਾ 

ਰਾਠੌਰ ਹੱਥਾਂ ਵਿਚ ਹਥਿਆਰ ਲੈ ਕੇ ਅਤੇ ਰੋਹ ਨਾਲ ਭਰ ਕੇ ਚੌਹਾਂ ਪਾਸਿਆਂ ਤੋਂ ਆ 
ਪਏ। _ਕਰੋੜਾਂ ਸੂਰਮਿਆਂ ਦੇ ਸਿਰ ਤੋੜ _ਕੇ ਹਾਥੀਆਂ ਨੂੰ ਘੇਰ _(“ਹਲਕਾਹਿਨ”) _ਲਿਆ। ਕਿਤੇ 
ਰਾਜਿਆਂ ਦੇ ਸਿਰ ਪਏ ਹਨ ਅਤੇ ਕਿਤੇ ਧੜ ਅਤੇ ਘੋੜਿਆਂ ਦੇ ਕਿਤੇ ਝੁੰਡ ਪਏ ਸਨ ਜਿਨ੍ਹਾਂ 
ਨੂੰ ਪਛਾਣਿਆ ਤਕ ਨਹੀਂ ਜਾ _ਸਕਦਾ। ਦੁਸ਼ਾਲਿਆਂ ('ਕੰਬਰ”) ਦੇ ਬਣੇ ਸੈਨਿਕ ਬਸਤ੍ਰਾਂ (“ਟੈਬਰ 
ਐਬਰ”) ਨੂੰ ਖੋਹ ਕੇ ਅੰਬਰ ਹੀਨ ('ਦਿਗੰਬਰ”) ਕੀਤਾ ਜਾ ਰਿਹਾ _ਸੀ।੨੭। 


ਚੱਪਲਾਂ 


ਸੁਆਮੀ ਦੇ ਕੰਮ ਦੇ ਪ੍ਰਣ ਨੂੰ ਨਿਭਾਇਆ ਅਤੇ _ਰਾਜਪੂਤਣੀਆਂ (“ਹਡਿਯਹਿ” 
ਪਹੁੰਚਾ ਦਿੱਤਾ।੨੮। 
ਦੰਹਰਾ 

ਬਹੁਤ ਬਲ ਪੂਰਵਕ ਵੱਡਾ (ਸੂਰਮਾ) ਜੂਝ ਮਰਿਆ ਅਤੇ ਜ਼ਰਾ ਵੀ _(ਯੁੱਧ-ਭੂਮੀ ਵਿਚੋਂ) 
ਅੰਗ _ਨਹੀਂ _ਮੋੜਿਆ। _ਕਵੀ _ਕਾਲ (ਕਹਿੰਦਾ ਹੈ) (ਅਰਥਾਂਤਰ ਕਵੀ ਅਨੁਸਾਰ) ਉਦੋਂ ਹੀ 
ਕਥਾ ਪ੍ਰਸੰਗ ਪੂਰਾ ਹੋਂ _ਗਿਆ।੨੯। 

ਏਥੋਂ 2 ਗਰੇਤੂੱਪ/ਆਨ ਦੇ ਤੂਨਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ 5੯੫ਵ' ਗਰੇੜ੍ਹ ਦੀ ਸ਼ਮਪਤ£ 

ਭ ਲਭ _ਹੰ/ _5੯੫/ ੨੬੬੯੭ ਚਲਦਾ) 


ਚੱਪਣਾ 

ਚੰਦੂਪੁਰੀ ਨਾਂ ਦੀ ਇਕ _ਨਗਰੀ _ਸੁਣੀਂਦੀ ਸੀ। (ਉਥੋਂ ਦੀ) ਅਪੁਤਿਮ ਕਲਾ ਨਾਂ ਦੀ 
ਰਾਣੀ ਬਹੁਤ _ਗੁਣਵਾਨ ਸੀ। (ਉਸ ਨੇ) ਜਦੋਂ ਹੀ ਅੰਜਨ ਰਾਇ ਨੂੰ ਵੇਖਿਆ ਤਦੋਂ ਹੀ ਉਸ 
ਨੂੰ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਤੀਰ ਮਾਰਿਆ।੧। 


ਸੀ _ਦਸਮ-ਗ੍ਰੰਥ ਸਾਹਿਬ 


ਤਾ ਕੌ ਧਾਮ ਬੋਲਿ ਕਰਿ ਲਿਯੋ। ਕਾਮ ਕੇਲ ਤਾ ਸੌ 
ਬਹੁਰਿ ਜਾਰ ਇਹ ਭਾਤਿ ਉਚਾਰੋ। ਜਿਨਿ ਮਤਿ ਲਖਿ 
/ਤੈਯਂ ਵਾਲ਼ਾ 
ਤੁਮ ਚਿਤ ਮੈ ਨਹਿ ਤ੍ਰਾਸ ਬਢਾਵੋ। ਹਮ ਸੋ ਦ੍ਰਿੜ ਕਰਿ ਕੇਲ ਕਮਾਵੋ। 
ਮੈ ਤੁਹਿ ਏਕ ਚਰਿਤੁ ਦਿਥੈਹੌ। ਤਾ ਤੇ ਤੁਮਰੋ ਸੋਕ ਮਿਟੈਹੌ। ੩। 
ਦੰਹਾਰਾ 
ਪਤਿ ਦੇਖਤ ਤੋ ਸੌ ਰਮੋ ਗ੍ਰਿਹ ਕੋ ਦਰਬੁ ਲੁਟਾਇ। 
ਨ੍ਹਿਪ ਕੋ ਸੀਸ ਝੁਕਾਇ ਹੋ _ਪਗਨ _ਤਿਹਾਰੇ ਲਾਇ। ੪। 


ਚੱਪਲਾਂ 


ਕਿਯੋ। 
ਹਨੈ ਤੁਮਾਰੇ। ੨। 


ਦ੍ਰਿੜ 
ਪਤਿ 


ਤੁਮ ਸਭ ਜੋਗ ਭੇਸ ਕੌ ਕਰੋ। ਮੋਰੀ ਕਹੀ ਕਾਨ ਮੈ ਧਰੋ। 

ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ। ਜਾਤੇ ਯਾ ਕੋ ਗੁਰੂ ਕਹਾਵਹੁ। ੫। 
ਤਬ ਤਿਨ ਕਾਮ ਜਾਰ ਸੋਊ ਕਿਯੋ। ਮੂਕ ਮੰਤ੍ਰ ਰਾਜਾ ਕੋ ਦਿਯੋ। 
ਆਪਨ ਤਾ ਕੌ ਗੁਰੂ ਕਹਾਯੋ। ਭੇਦ ਅਭੇਦ ਰਾਵ ਨਹਿ ਪਾਯੋ। ੬। 


ਜਬ ਰਾਜਾ _ਅੰਤਹ ਪੁਰ ਆਏ। ਤਬ ਰਾਨੀ ਯੌ ਬਚਨ _ਸੁਨਾਏ। 
ਗੁਰ ਜੁ ਭੁਰਮਾਵੈ ਰਾਇ ਨ ਕੁਮਿਯੈ। ਭਲੀ ਬੁਰੀ ਗੁਰ ਕਰੇ ਸੁ _ਛਮਿਯੈ। ੭। 


ਜੋ ਗੁਰ ਗ੍ਰਿਹ ਕੋ ਦਰਬੁ ਚੁਰਾਵੈ। ਸੌਕ ਤ੍ਰਿਯਾ ਤਨ ਕੇਲ ਕਮਾਵੈ। 
ਜੋ ਕੁਪਿ ਕਰੈ ਖੜਗ ਕੋ _ਵਾਰਾ। ਜੋ ਸਿਖ ਭੂਮਤ ਲਹੈ ਸੋ _ਮਾਰਾ। ੮। 


ਜਿਨ ਨੈ ਮੰਤੁ ਕਛੂ ਜਿਹ ਦਯੋ। _ਤਿਨ ਗੁਰ ਮੋਲ ਸਿਖ ਕੋ _ਲਯੋ। 
ਭਗਨਿ ਮਾਤ ਜੋ ਰਮਤ _ਨਿਹਰੀਯੈ। ਸੀਸ ਝੁਕਾਇ ਰੋਸ ਨਹਿ _ਕਰੀਯੈ। ੯। 


ਦੰਹਰਾ 
ਸਭਾ _ਪਰਬ ਭੀਤਰ ਸੁਨੀ ਜਮ ਕੀ ਕਥਾ _ਰਸਾਲ। 
ਸੋ_ਤੁਹਿ ਕਹੋ _ਉਤਾਲ। _੧0। 
ਜਮ ਰਾਜਾ ਰਿਖਿ ਏਕ ਕੋ ਘਰ ਮੈ ਕਿਯੋ ਪਯਾਨ। 
ਮਾਤ _ਭਗਨਿ _ਰਿਖਿ ਬਾਲ ਸੌ ਰਤਿ ਮਾਨੀ ਰੁਚਿ ਮਾਨ। ੧੧। 
ਚੱਪਣਾ 
ਜਬ _ਰਿਖਿ ਚਲਿ ਅਪੁਨੇ ਗ੍ਰਿਹ ਆਯੋ। ਤ੍ਰਿਯ ਸੌ ਰਮਤ ਪੁਰਖ _ਲਖਿ _ਪਾਯੋ। 
ਧਰਮ _ਬਿਚਾਰ ਨ ਤਿਹ _ਕਛੁ _ਕਹਿਯੋ। ਤਿਹ ਪਗ _ਮਾਥ _ਛੂਆਵਨ _ਚਹਿਯੋ। _੧੨। 


ਸਿਰ ਮੋ ਚਰਨ ਛੁਅਤ ਧਰ ਰਹਿਯੋ। ਧੰਨ੍ਯ ਧੰਨ੍ਯ ਤਾ ਕੌ ਜਮ _ਕਹਿਯੋ। 
ਮੈ ਹੋ ਕਾਲ ਜਗਤ ਜਿਹ _ਘਾਯੋ। ਤੇਰੋ ਧਰਮ _ਬਿਲੋਕਨ ਆਯੋ। _੧੩। 


ਚਰਿਤ੍ਰ ਪਾਖਿਆਨ ੭੫੧ 


ਰ] 


ਕੇ ਮਾਰ ਨ ਦੇਵੇ।੨। 


ਯਾਰ ਨੇ ਇਸ ਤਰ੍ਹਾਂ ਕਿਹਾ ਕਿ ਕਿਤੇ ਤੇਰਾ ਪਤੀ ਮੈਨੂੰ 
/ਏਸ਼ਤਗਾੀ ਨੇ /ਨੈਹ£/ 

ਤੁਸੀਂ ਚਿਤ ਵਿਚ ਡਰ ਨ ਮੰਨੋ ਅਤੇ ਮੇਰੇ ਨਾਲ ਚੰਗੀ ਤਰ੍ਹਾਂ _ਰਤੀ-ਕ੍ਰੀੜਾ ਕਰੋ। ਮੈਂ 
ਤੈਨੂੰ _ਇਕ ਚਰਿਤ੍ਰ _ਦਸਾਂਗੀ ਜਿਸ ਨਾਲ ਤੁਹਾਡਾ ਦੁਖ ਦੂਰ ਕਰ _ਦਿਆਂਗੀ। _੩। 
ਦੰਹਰਾ 

ਪਤੀ ਦੇ ਵੇਖਦੇ ਹੋਇਆਂ ਤੇਰੇ ਨਾਲ _ਰਮਣ ਕਰਾਂਗੀ ਅਤੇ ਘਰ _ਦਾ ਧਨ ਲੁਟਾ 
ਦਿਆਂਗੀ। ਸੈਂ ਰਾਜੇ ਦਾ ਸਿਰ ਤੇਰੇ ਪੈਰਾਂ ਉਤੇ _ਝੁਕਾਵਾਂਗੀ।੪। 
ਜੱਪਣਾ 

ਤੁਸੀਂ ਮੇਰੀ _ਗੌਲ ਕੰਨ ਵਿਚ ਪਾਓ ਅਤੇ ਜੋਗ _ਦਾ ਸਾਰਾ ਭੇਸ ਧਾਰ ਲਵੋ। ਕੁਝ ਕੁ 
ਗੁਪਤ ('ਮੂਕ”) ਮੰਤਰ ਰਾਜੇ ਨੂੰ ਸਿਖਾ ਦਿਓ। ਜਿਸ ਕਰ ਕੇ (ਤੁਸੀਂ) ਉਸ ਦੇ ਗੁਰੂ ਅਖਵਾ 
ਸਕੇ।੫। 

ਤਦ ਯਾਰ ਨੇ ਉਹੀ ਕੰਮ ਕੀਤਾ ਅਤੇ ਰਾਜੇ ਨੂੰ ਗੁਪਤ ਮੰਤਰ _ਦਿੱਤਾ। ਆਪਣੇ ਆਪ 
ਉਸ ਦਾ ਗੁਰੂ _ਅਖਵਾਇਆ। _ਰਾਜਾ ਭੇਦ ਅਭੇਦ _ਕੁਝ _ਵੀ ਨ _ਸਮਝ _ਸਕਿਆ।£। 
ਜਦ ਰਾਜਾ _ਰਣਵਾਸ ਵਿਚ ਆਇਆ। _ਤਦ ਰਾਣੀ ਨੇ ਇਸ ਤਰ੍ਹਾਂ ਕਿਹਾ ਹੇ ਰਾਜਨ! 
ਜੇ ਗੁਰੂ ਕੁਝ _ਭਰਮਾਉਣਾ ਚਾਹੇ, ਤਾਂ _ਭਰਮਣਾ ਨਹੀਂ। ਗੁਰੂ ਜੇ ਕੋਈ ਮਾੜੀ ਚੰਗੀ ਗੱਲ ਕਰੇ 
ਤਾਂ ਉਸ ਨੂੰ ਖਿਮਾ ਕਰ ਦੇਣਾ।੭। 

ਜੇ ਗੁਰੂ ਘਰ ਦਾ ਧਨ ਚੁਰਾ ਲਵੇ। (ਜਾਂ) ਸ਼ੌਕ ਨਾਲ ਇਸਤਰੀ ਨਾਲ ਕੇਲ ਕਰੇ, (ਜਾਂ) 
ਕਰੋਧ ਕਰ ਕੇ ਖੜਗ ਦਾ ਵਾਰ ਕਰੇ, (ਤਾਂ) ਜੋ ਸਿੱਖ ਭਰਮਾ ਗਿਆ, ਸੋ ਮਾਰਿਆ ਗਿਆ।੮। 

ਗੁਰੂ ਨੇ ਜੇ ਕੁਝ ਮੰਤਰ ਦਿੱਤਾ ਹੈ ਤਾਂ ਉਸ ਸਿੱਖ ਨੂੰ ਗੁਰੂ ਨੇ ਮੁੱਲ ਲੈ ਲਿਆ ਹੈ। (ਜੇ 
ਉਸ ਨੂੰ) ਮਾਂ ਭੈਣ ਨਾਲ ਭੋਗ ਕਰਦਿਆਂ ਵੇਖ ਲਈਏ ਤਾਂ ਸਿਰ ਨੀਵਾਂ ਕਰ ਕੇ ਰੋਸ ਨ 
ਕੀਤਾ ਜਾਏ।੯। 
ਦੰਹਰਾ 

(ਮਹਾਭਾਰਤ” ਦੇ) ਸਭਾ _ਪਰਵ ਵਿਚ ਯਮ _ਦੀ ਇਕ ਰੋਚਕ _ਕਥਾ ਸੁਣੀ ਹੈ। (ਹੇ 
ਰਾਜਨ!) ਬਿਆਸ ਦੇ ਆਸਣ (ਉਤੇ ਬੈਠੇ) ਸੁਕਦੇਵ ਦੇ ਮੂੰਹ (ਤੋਂ ਸੁਣ ਕੇ) ਹੁਣ ਤੁਹਾਨੂੰ 
ਜਲਦੀ ਕਹਿੰਦੀ ਹਾਂ।੧)। ਜਮ ਰਾਜਾ ਇਕ ਰਿਸ਼ੀ ਦੇ ਘਰ ਗਿਆ। (ਉਸ ਨੇ) ਰਿਸ਼ੀ ਦੀ 
ਮਾਂ, ਭੈਣ ਅਤੇ ਇਸਤਰੀ _ਨਾਲ ਰੁਚੀ _ਪੂਰਵਕ _ਰਤੀ-ਕ੍ਰੀੜਾ _ਕੀਤੀ।੧੧। 
ਜੱਪਣਾ 

ਜਦ ਰਿਸ਼ੀ (ਬਾਹਰੋਂ) ਚਲ ਕੇ ਆਪਣੇ ਘਰ ਆਇਆ ਤਾਂ (ਆਪਣੀ) ਇਸਤਰੀ ਨਾਲ 
ਇਕ ਪੁਰਸ਼ ਨੂੰ ਭੋਗ ਕਰਦਿਆਂ _ਵੇਖਿਆ। _ਧਰਮ _ਅਨੁਸਾਰ (ਅਤਿਥੀ ਦੀ ਸੇਵਾ ਕਰਨ ਦਾ 
ਕਰਤੱਵ) ਵਿਚਾਰ ਕੇ ਉਸ ਨੂੰ ਕੁਝ ਨ ਕਿਹਾ। (ਸਗੋਂ) ਉਸ ਦੇ ਚਰਨਾਂ ਨਾਲ (ਆਪਣਾ) ਮੌਥਾ 
ਛੋਹਣਾ ਚਾਹਿਆ।੧੨। 

ਸਿਰ ਵਿਚ (ਉਸ ਦੇ) ਚਰਨ ਛੋਹਾਈ ਰਖੇ। ਜਮ ਨੇ ਉਸ ਨੂੰ ਧੰਨ ਧੰਨ ਕਿਹਾ। (ਹੇ 
ਰਿਸ਼ੀ!) ਮੈਂ ਕਾਲ ਹਾਂ ਜਿਸ ਨੇ ਸਾਰੇ ਜਗਤ ਨੂੰ ਮਾਰਿਆ ਹੈ। (ਮੈਂ ਤਾਂ) ਤੇਰਾ ਧਰਮ ਵੇਖਣ 
ਆਇਆ ਸਾਂ।੧੩। 


ਉਸ ਨੂੰ ਘਰ ਬੁਲਾ ਲਿਆ ਅਤੇ ਉਸ ਨਾਲ ਚੰਗੀ ਤਰ੍ਹਾਂ _ਕਾਮ-ਕ੍ਰੀੜਾ _ਕੀਤੀ। ਫਿਰ 
ਨੂੰ ਵੇਖ 


0੨੧੨ 


੭੫੨ ਸੀ _ਦਸਮ-ਗ੍ਰੰਥ ਸਾਹਿਬ 


ਸੁਨਤ ਹੁਤੌ ਤੈਸੋ ਤੁਹਿ _ਦੇਖਿਯੋ। ਧਰਮ ਸਕਲ ਤੁਮਰੌ _ਅਵਰੇਖਿਯੋ। 
ਤੋਰੇ ਬਿਖੈ ਕਪਟ ਕਛੂ _ਨਾਹੀ। ਯੌ_ਮੈ ਲਹਿਯੋ ਸਾਚੁ ਮਨ ਮਾਹੀ। ੧੪। 
ਦੰਹਰਾ 
ਨਿਰਖ _ਸਤਤਾ ਬਿਪੂ _ਕੀ ਮਨ ਮੈ ਮੋਦ ਬਢਾਇ। 
ਜਿਯਨ ਮੁਕਤਿ ਤਾ ਕੋ ਦਿਯੋ ਕਾਲ ਦਾਨ ਬਰ _ਦਾਇ। _੧੫। 
ਨ੍ਹਿਪ ਕੌ ਪ੍ਰਥਮ ਪ੍ਰਬੋਧ ਕਰਿ _ਜਾਰਹਿ ਲਯੋ _ਬੁਲਾਇ। 
ਪ੍ਰਗਟਿ ਖਾਟ ਡਸਵਾਇ ਕੈ ਭੋਗ ਕਿਯੋ ਸੁਖ ਪਾਇ। ੧੬। 
ਚੱਪਣਾ 
ਤਬ ਲੌ ਆਪ ਰਾਵ ਜੂ ਆਯੋ। ਤ੍ਰਿਯ ਸੌ ਰਮਤ ਜਾਰ ਲਖਿ ਪਾਯੋ। 
ਕਥਾ ਸੰਭਾਰਿ ਵਹੈ ਚੁਪ ਰਹਿਯੋ। ਤਿਨ ਕੌ ਕੋਪ ਬਚਨ ਨਹਿ __ਕਹਿਯੋ। _੧੭। 


ਚਰਨ _ਛੁਅਨ ਤਾ ਕੇ ਚਿਤ ਚਹਿਯੋ। ਵੈਸਹਿ ਜਾਰ ਭਜਤ ਤ੍ਰਿਯ _ਰਹਿਯੋ। 
ਤਬ ਯੋ_ਜਾਰਿ ਕਾਢਿ ਕਰਿ ਦਿਯੋ। ਮੂਰਖ ਸੀਸ ਨ੍ਯਾਇ ਕਰਿ ਗਯੋ। ੧੮। 


ਜੜ _ਜਾਨ੍ਯੋ ਮੁਹਿ ਗੁਰੂ ਭੁਮਾਯੋ। ਭੇਦ ਅਭੇਦ ਕਛੂ _ਨਹਿ _ਪਾਯੋ। 
ਇਹ ਚਰਿਤ੍ਰ ਅਬਲਾ ਛਲਿ ਗਈ। _ਰਤਿ ਕਰਿ ਮਾਥ ਟਿਕਾਵਤ ਭਈ। ੧੯। 


ਦੰਹਾਰਾ 
ਪਤਿ ਦੇਖਤ ਰਤਿ ਮਾਨਿ ਕੈ ਨ੍ਰਿਪ ਕੋ ਮਾਥ ਟਿਕਾਇ। 
ਧਨ ਦੀਨੋ ਸਭ _ਪ੍ਰੀਤਮਹਿ ਐਸੇ ਚਰਿਤ _ਦਿਖਾਇ। ੨0। ੧। 
/ਇਤਾ ਗੰ ਯਾਰੈੜ੍ਹਾ ਪਲ੍ਹਯਾਨੌ /ਤ੍ਰੇਲਾ ਗੱਰੇੜ੍ਂ ਮੰਤ ਭੂਪ ਸਾਦੇ /ਏਕਾ ਨ /ਛੇਆਨਵੇਂ ਹੋਤ ਆਤਮ 
ਗਤ ਨਭਨਆ ਸਤ/ _5੯੬/ ੩੬੮੯੭ %ਫੀ/ 
ਦੱਪਲ? 
ਤ੍ਰਿਯ ਰਨਰੰਗ ਮਤੀ ਇਕ _ਕਹਿਯੈ। ਤਾ ਸਮ ਅਵਰ ਨ ਰਾਨੀ ਲਹਿਯੈ। 
ਅਪੁਮਾਨ ਤਿਹ ਪੂਭਾ _ਬਿਰਾਜੈ। ਜਾ ਕੋ _ਨਿਰਖ ਚੰਦੂਮਾ _ਲਾਜੈ। _੧। 
ਏਕ _ਦੁਰਗ _ਤਿਨ _ਬਡੌ__ਤਕਾਯੋ। _ਯਹੈ _ਰਾਨਿਯਹਿ ਮੌਤ੍ਰਿ ਉਪਜਾਯੋ। 
ਡੋਰਾ ਪਾਚ ਸਹੰਸੂ ਸਵਾਰੇ। ਤਾ ਮੈ ਪੁਰਖ ਪਾਚ ਸੈ ਡਾਰੈ। ੨। 


ਕਛੂ ਆਪ ਕੌ _ਤ੍ਰਾਸ _ਜਤਾਯੋ। _ਏਕ _ਦੂਤ _ਦੁਗਸਾਹਿ _ਪਠਾਯੋ। 
ਠਉਰ _ਕਬੀਲਨ ਕੌ ਹਯਾ _ਪਾਊ। ਮੈ _ਤੁਰਕਨ ਸੌ ਖੜਗ _ਬਜਾਊ। _੩। 


ਤੇ ਸੁਨਿ ਬੈਨ ਭੂਲਿ ਏ ਗਏ। ਗੜ ਮੈ ਪੈਠਨ ਡੋਰਾ ਦਏ। 
ਕੋਟ ਦ੍ਰਾਰ ਕੇ ਜਬੈ ਉਤਰੇ। ਤਬ ਹੀ ਕਾਢਿ ਕ੍ਰਿਪਾਨੈ ਪਰੇ। ੪। 


ਚਰਿਤ੍ਰ ਪਾਖਿਆਨ 7੫੩ 


ਜਿਸ ਤਰ੍ਹਾਂ ਦਾ (ਮੈਂ ਤੈਨੂੰ) ਸੁਣਿਆ ਹੈ, ਉਸੇ ਤਰ੍ਹਾਂ ਦਾ ਹੀ ਵੇਖਿਆ ਹੈ। (ਮੈਂ) ਤੇਰੇ 
ਸਾਰੇ ਧਰਮ ਨੂੰ ਅਨੁਮਾਨ ਕਰ _ਲਿਆ ਹੈ। ਤੇਰੇ ਵਿਚ ਕਿਸੇ ਕਿਸਮ ਦਾ ਕਪਟ ਨਹੀਂ ਹੈ। 
ਇਹ ਗੱਲ ਮੈਂ ਮਨ ਵਿਚ ਸਚ ਕਰ ਕੇ ਮੰਨ ਲਈ ਹੈ।੧੪। 
ਦੰਹਰਾ 

ਬ੍ਰਾਹਮਣ (ਰਿਸ਼ੀ) ਦੀ ਸਚਾਈ ਵੇਖ ਕੇ ਅਤੇ ਮਨ ਵਿਚ ਪ੍ਰਸੰਨ ਹੋ. ਕੇ 
ਨੂੰ ਜੀਵਨ-ਮੁਕਤ ਹੋਣ ਦਾ ਵਰਦਾਨ _ਦਿੱਤਾ।੧੫। (ਰਾਣੀ ਨੇ) ਰਾਜੇ ਨੂੰ ਸਮਝਾ 
ਬੁਲਾ ਲਿਆ ਅਤੇ _ਸਭ ਦੇ ਸਾਹਮਣੇ ਮੌਜੀ _ਵਿਛਵਾ ਕੇ (ਯਾਰ ਨਾਲ) ਸੁਖ _ਪੂਰਵਕ _ਭੋਗ 
ਕੀਤਾ।੧੬। 
ਚੱਪਣਾ 

ਤਦ ਤਕ ਰਾਜਾ ਆਪ ਆ ਗਿਆ ਅਤੇ ਇਸਤਰੀ ਨਾਲ ਯਾਰ ਨੂੰ ਰਮਣ ਕਰਦਿਆਂ 
ਵੇਖ ਲਿਆ। ਕਥਾ ਨੂੰ ਯਾਦ ਕਰ ਕੇ ਉਹ ਚੁਪ ਰਿਹਾ ਅਤੇ ਉਸ ਨੂੰ ਕ੍ਰੋਧ ਵਾਲਾ ਕੋਈ ਸ਼ਬਦ 
ਨ _ਕਿਹਾ।੧੭। 

ਉਸ ਦੇ ਚਰਨਾਂ ਨੂੰ ਛੋਹਣ ਦੀ ਇੱਛਾ ਕਰਨ _ਲਗਾ ਅਤੇ _ਯਾਰ ਉਸੇ ਤਰ੍ਹਾਂ ਇਸਤਰੀ 
ਨਾਲ ਭੋਗ ਕਰਦਾ _ਰਿਹਾ। _ਤਦ ਯਾਰ ਨੇ _ਉਸ ਨੂੰ ਬਾਹਰ ਕਢ ਦਿੱਤਾ। ਮੂਰਖ ਸਿਰ _ਨਿਵਾ 
ਕੇ ਚਲਾ _ਗਿਆ।੧੮। 

ਮੂਰਖ ਨੇ ਸਮਝਿਆ ਕਿ ਮੈਨੂੰ ਗੁਰੂ ਨੇ ਭਰਮਾਇਆ ਹੈ ਅਤੇ ਭੇਦ ਅਭੇਦ ਨੂੰ ਕੁਝ ਨ 
ਸਮਝਿਆ। ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ ਅਤੇ ਰਤੀ-ਕ੍ਰੀੜਾ ਕਰ ਕੇ 
(ਉਸ ਤੋਂ) ਮੌਥਾ _ਟਿਕਵਾ _ਦਿੱਤਾ।੧੯। 
ਦੰਹਾਰਾ 

ਪਤੀ ਦੇ ਵੇਖਦੇ ਹੋਇਆਂ (ਯਾਰ ਨਾਲ) ਕਾਮ-ਕ੍ਰੀੜਾ ਕਰ ਕੇ ਰਾਜੇ ਤੋ ਮੱਥਾ 
ਟਿਕਵਾਇਆ। ਇਸ ਤਰ੍ਹਾਂ ਦਾ _ਚਰਿਤੁ ਵਿਖਾ ਕੇ ਪ੍ਰੀਤਮ ਨੂੰ ਬਹੁਤ ਸਾਰਾ ਧਨ _ਦਿੱਤਾ।੨0। 

ਏਥੋਂ 2 ਗਠੇਤੰਪ/ਸਆਨ ਦੇ ਤੂੰਆ ਗਾਰੈੜ੍ਹ ਦੇ ਮੰ ਭੂਪ ਸੰਵਾਦ ਦੇ 5€੬ਵੇ' ਗਰੇੜ੍ਹ ਦੀ ਸਮਪਤਨ 

ਭ ਲਭ ਹੰ/ _5੯੬/ ੨੬੮੯੭ ਜਲਦਾ/ 

ਚੱਪਣਾ 

ਰਨਰੰਗ ਮਤੀ ਨਾਂ ਦੀ ਇਕ ਇਸਤਰੀ ਦਸੀਂਦੀ ਸੀ। ਉਸ ਵਰਗੀ ਕੋਈ ਹੋਰ ਰਾਣੀ ਨਹੀਂ 
ਸੀ। ਉਸ ਦੀ ਬਹੁਤ ਅਧਿਕ ਸੁੰਦਰਤਾ ਸੀ ਜਿਸ ਨੂੰ ਵੇਖ ਕੇ ਚੰਦੂਮਾ ਵੀ ਲਜਾਉਂਦਾ ਸੀ। ੧। 

ਉਸ ਨੇ ਇਕ ਬਹੁਤ ਵੱਡਾ ਕਿਲ੍ਹਾ _ਵੇਖਿਆ। ਰਾਣੀ ਦੇ (ਮਨ ਵਿਚ) ਇਹ ਵਿਚਾਰ 
ਪੈਦਾ ਹੋਇਆ (ਕਿ ਇਸ ਕਿਲ੍ਹੇ ਨੂੰ ਹਾਸਲ ਕੀਤਾ _ਜਾਏ)। (ਉਸ ਨੇ) ਪੰਜ ਹਜ਼ਾਰ ਡੋਲੇ 
ਤਿਆਰ ਕਰਵਾ ਲਏ ਅਤੇ ਉਸ ਵਿਚ ਪੰਜ ਸੋ ਪੁਰਸ਼ (ਸਿਪਾਹੀ) ਬਿਠਾ ਦਿੱਤੇ।੨। 

ਆਪਣਾ ਕੁਝ ਡਰ ਪ੍ਰਗਟ ਕਰਨ ਲਈ (ਉਸ ਨੇ) ਇਕ ਦੂਤ ਕਿਲ੍ਹੇ ਦੇ ਸੁਆਮੀ ਪਾਸ 
ਭੇਜਿਆ ਕਿ ਜੇ ਮੇਰੇ ਕਬੀਲੇ ਨੂੰ ਇਥੇ ਠਹਿਰਨ ਦੀ ਥਾਂ ਪ੍ਰਾਪਤ ਹੋ ਜਾਏ ਤਾਂ ਮੈਂ ਤੁਰਕਾਂ ਨਾਲ 
ਚੰਗੀ ਤਰ੍ਹਾਂ _ਲੋਹਾ ਲੈ _ਸਕਾਂਗੀ।੩। 

ਉਸ ਦੀ ਗੌਲ ਸੁਣ ਕੇ ਇਹ ਭੁਲ ਗਏ (ਕਿ ਇਸ ਵਿਚ ਵੈਰੀ ਦੀ ਕੋਈ ਚਾਲ ਹੀ ਨ 
ਹੋਵੇ)। (ਉਨ੍ਹਾਂ ਨੇ) ਕਿਲ੍ਹੇ ਵਿਚ _ਡੋਲਿਆਂ ਨੂੰ ਵੜਨ ਦਿੱਤਾ। (ਉਹ) ਜਦੋਂ ਹੀ ਕਿਲ੍ਹੇ ਦੇ 
ਦਰਵਾਜ਼ੇ ਉਤੇ ਉਤਰੇ, _ਤਦ ਹੀ ਤਲਵਾਰਾਂ _ਖਿਚ _ਕੇ _ਧੈ _ਗਏ।੪। 


ਸੀ _ਦਸਮ-ਗ੍ਰੰਥ ਸਾਹਿਬ 


ਸਮੁਹ ਭਯੋ ਤਿਨ ਸੈ ਸੋ ਮਾਰਿਯੋ। ਭਾਜਿ ਚਲਿਯੋ ਸੋ ਖੇਦਿ ਨਿਕਾਰਿਯੋ। 
ਇਹ ਚਰਿਤੂ ਦੁਰਗਤਿ ਦੂਗ _ਲਿਯੋ। ਤਹ ਠਾ ਹੁਕਮ ਸੁ ਆਪਨੋ ਕਿਯੋ। ੫। ੧। 


/ਏਤਾ ਹੀ ਗਾਂਨਤ ੫ਖ੍ੂਯਾਨੇ /ਤੇਯਾ ਲਾੰਠਤ੍ਹੇ ਅੰ ਭੂ ਨੰਠਾਦੇ /ਏਕ ਸੈਂ ਸਤਾਨਵੇ ਗਾਹ ਸਆਮਤਮ 
ਗਤ ਨਭਨ ਨ੍ਤ/ _5੯੭/ =੩੬੯੪/ #ਫਲੀ/ 


ਚੱਪਲਾਂ 
ਸੰਖ _ਕੁਅਰ ਸੁੰਦਰਿਕ ਭਨਿਜੈ। ਏਕ ਰਾਵ ਕੇ ਸਾਥ _ਰਹਿਜੈ। 
ਏਕ ਬੋਲਿ ਤਬ ਸਖੀ ਪਠਾਈ। ਸੋਤ ਨਾਥ ਸੋ ਜਾਤ ਜਗਾਈ। ੧। 


ਤਾਹਿ _ਜਗਾਤ _ਨਾਥ _ਤਿਹ _ਜਾਗਿਯੋ। _ਪੂਛਨ _ਤਵਨ _ਦੂਤਿਯਹਿ ਲਾਗਿਯੋ। 
ਯਾਹਿ ਜਾਤ ਲੈ ਕਹਾ ਜਗਾਈ। ਤਬ ਤਿਨ ਯੋ _ਤਿਹ ਸਾਥ ਜਤਾਈ। ੨। 


ਮੋਰੇ ਨਾਥ _ਜਨਾਨੇ _ਗਏ। ਚੌਕੀ _ਹਿਤਹਿ _ਬੁਲਾਵਤ _ਭਏ। 
ਤਾ ਤੇ ਮੈ ਲੈਨੇ ਇਹ ਆਈ। ਸੋ ਤੁਮ ਸੋ ਮੈ ਭਾਖਿ ਸੁਨਾਈ। ੩। 


ਦੰਹਰਾ 
ਸੋਤ ਜਗਾਯੋ ਨਾਥ ਤਿਹ ਭੁਜ ਤਾ ਕੀ ਗਹਿ ਲੀਨ। 
ਆਨਿ ਮਿਲਾਯੋ ਨ੍ਰਿਪਤ ਸੌ ਸਕਿਯੋ ਨ ਜੜ ਕਛੁ _ਚੀਨ। ੪। ੧। 
/ਇਤਾ ਸੀ ਯਾਰਤ੍ਹ ਪਲ੍ਯਾਨੇ /ਫਰ੍‌ਆ ਯਾਰੇਤੂੰ ਨੰਤਂ ਡੂਪ ਨੰਠਾਦੇ /ਏਕਾ ਸ਼ ਅਠਨਵੇਂਲਾਰੇਤ੍ਹਾ ਸਮਾਪਤਮ 
ਗਤ ਨਭਨ ਸਤ _5੯੮/ =੩੬੯੮/ #ਫਲੀ/ 
ਦੰਹਾਰਾ 
ਰਤਨ ਸੈਨ ਰਾਨਾ ਰਹੈ ਗੜਿ ਚਿਤੌਰ ਕੇ ਮਾਹਿ। 
ਰੂਪ ਸੀਲ ਸੁਚਿ ਬ੍ਰਤਨ ਮੈ ਜਾ ਸਮ ਕਹ ਜਗ _ਨਾਹਿ। ੧। 


ਚੱਪਾਣ? 
ਅਧਿਕ _ਸੂਆ ਤਿਨ ਏਕ _ਪੜਾਯੋ। _ਤਾਹਿ _ਸਿੰਗਲਾਦੀਪ _ਪਠਾਯੋ। 
ਤਹ ਤੇ ਏਕ ਪਦਮਿਨੀ ਆਨੀ। ਜਾ ਕੀ ਪੂਭਾ ਨ ਜਾਤ _ਬਖਾਨੀ। _੨। 


ਜਬ _ਵਹ _ਸੁੰਦਰਿ ਪਾਨ ਚਬਾਵੈ। ਦੇਖੀ ਪੀਕ ਕੰਠ ਮੈ ਜਾਵੈ। 
ਊਪਰ _ਭਵਰ ਭ੍ਰਮਹਿ ਮਤਵਾਰੇ। ਨੈਨ ਜਾਨ ਦੋਊ ਬਨੇ _ਕਟਾਰੇ। ੩। 


ਤਾ ਪਰ ਰਾਵ ਅਸਕਤਿ ਅਤਿ ਭਯੋ। ਰਾਜ ਕਜ ਸਭ ਹੀ ਤਜਿ ਦਯੋ। 
ਤਾ ਕੀ ਨਿਰਖਿ ਪੁਭਾ ਕੌ ਜੀਵੈ। ਬਿਨੁ ਹੇਰੇ ਤਿਹ ਪਾਨ ਨ _ਪੀਵੈ। ੪। 


ਚਰਿਤ੍ਰ ਪਾਖਿਆਨ ੭੫੫ 


(ਜੋ ਵੀ) ਸਾਹਮਣੇ ਆਇਆ, ਉਸ ਨੂੰ ਮਾਰ ਦਿੱਤਾ। ਜੋ ਭਜ ਚਲਿਆ, ਉਸ ਨੂੰ ਖਦੇੜ 
ਦਿੱਤਾ। ਇਹ ਚਰਿਤ੍ਰ ਕਰ ਕੇ ਧੋਖੇ ਨਾਲ ਕਿਲ੍ਹਾ ਲੈ ਲਿਆ ਅਤੇ ਉਥੇ ਆਪਣਾ ਹੁਕਮ ਚਲਾ 
ਦਿੱਤਾ।੫। 

/ਏਥੋਂ ਸੰ ਗਰੇਤੁੱਪ/ਮਆਨ ਦੇ ਤੁਆ ਗੰਰੇੜੂ ਦੇ ਅੰਤ ਡੁਪ ਸੰਵਾਦ ਦੇ 5੯੭ਵਂ ਗਰੇੜੂ ਦੀ ਸ਼ਮਪਤਨ 

ਭਾ ਲਭ ਹ/ _5੯੭/ =੬੯੪#/ ਜਲਦਾ/ 
ਚੱਪਾਣ 

ਸੰਖ ਕੁਅਰਿ ਨਾਂ ਦੀ ਇਕ ਸੁੰਦਰੀ ਦਸੀ ਜਾਂਦੀ ਸੀ। (ਉਹ) ਇਕ ਰਾਜੇ ਨਾਲ ਰਹਿੰਦੀ 
ਸੀ। (ਉਸ ਨੇ) ਤਦ ਇਕ ਸਖੀ ਨੂੰ ਬੁਲਾ ਭੇਜਿਆ ਅਤੇ ਆਪਣੇ ਪਤੀ ਨਾਲ _ਸੁਤਿਆਂ ਉਸ 


ਪਤੀ _ਵੀ _ਜਾਗ _ਪਿਆ। _(ਉਹ) _ਉਸ _ਦੂਤੀ 
ਲੈ ਜਾ ਰਹੀ ਹੈਂ। ਤਦ ਉਸ ਨੇ ਉਸ ਨੂੰ 


ਮੇਰਾ ਪਤੀ _ਜ਼ਨਾਨ- ਖ਼ਾਨੇ ਵਿਚ _ਗਿਆ _ਹੈ। ਚੌਕੀਦਾਰੀ ਲਈ ਬੁਲਾਇਆ _ਗਿਆ ਹੈ। 
ਇਸ ਲਈ ਮੈਂ ਇਸ ਨੂੰ ਲੈਣ ਲਈ ਆਈ ਹਾਂ। ਇਸ ਤਰ੍ਹਾਂ ਮੈਂ ਤੁਹਾਨੂੰ ਸਭ ਕੁਝ ਦਸ ਦਿੱਤਾ 
ਹੈ।੩। 
ਦੰਹਰਾ 

ਉਸ ਦੇ ਪਤੀ ਨੂੰ ਸੁਤੇ ਹੋਇਆਂ ਜਗਾ ਦਿੱਤਾ ਅਤੇ ਉਸ ਦੀ ਬਾਂਹ ਪਕੜ ਲਈ। ਆ 
ਕੇ ਰਾਜੇ ਨਾਲ ਮਿਲਾ _ਦਿੱਤਾ। _ਉਹ ਮੂਰਖ ਕੁਝ _ਵੀ ਸਮਝ _ਨ _ਸਕਿਆ।੪। 


/ਏਥੋ ਨੰ ਲੰਠਤੱਪ/ਨਆਨ ਦੇ ਤੂੰਆ ਗਾਤ ਦੇ ਹਾਂ ਭੂਪ ਸੰਵਾਦ ਦੇ 9੯੮ਵੇ' ਲਾਰਤ੍ਹ ਟੀ ਸ਼ਮਪਤੀ 
ਭ ਲਭ ਹ/ _9੯੮/ ੨੬੯੮੭ ਜਲਦਾ/ 


ਦੰਹਰਾ 


ਚਿਤੌੜ _ਗੜ ਵਿਚ _ਰਤਨ ਸੈਨ ਰਾਣਾ ਰਹਿੰਦਾ ਸੀ। 
ਵਿਵਹਾਰ ਵਿਚ ਸੁੱਚਾ ਜਗਤ ਵਿਚ _ਕੋਈ ਨਹੀਂ __ਸੀ।੧। 
ਚੱਪਾਣ? 

ਉਸ ਨੇ ਇਕ ਤੋਤੇ ਨੂੰ ਬਹੁਤ ਪੜ੍ਹਾਇਆ। _ਉਸ ਨੂੰ _ਸਿੰਗਲਾਦੀਪ _ਭੇਜਿਆ। ਉਥੋਂ 
(ਉਸ ਨੇ) ਇਕ _ਪਦਮਨੀ ਇਸਤਰੀ ਲਿਆਉਂਦੀ, ਜਿਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ 
ਜਾ _ਸਕਦਾ।੨। 

ਜਦੋਂ ਉਹ ਸੁੰਦਰੀ ਪਾਨ _ਚਬਾਉਂਦੀ ਸੀ, ਤਾਂ ਪੀਕ ਉਸ ਦੇ ਗਲੇ ਵਿਚੋਂ ਲੰਘਦੀ ਦਿਸ 
ਪੈਂਦੀ ਸੀ। (ਉਸ ਉਤੇ) ਭੌਰੇ _ਮਤਵਾਲੇ ਹੋ ਕੇ ਭੌਂਦੇ ਸਨ (ਅਤੇ ਉਸ ਦੀਆਂ) ਅੱਖਾਂ ਮਾਨੋ 
ਕਟਾਰੀਆਂ ਬਣੀਆਂ ਹੋਈਆਂ _ਸਨ।੩। 

ਰਾਜਾ (ਰਤਨ ਸੈਨ) ਉਸ ਉਤੇ ਬਹੁਤ ਮੋਹਿਤ ਹੋ ਗਿਆ ਅਤੇ ਉਸ ਨੇ ਰਾਜ ਸਭ 
ਕੰਮ ਕਾਜ ਛਡ ਦਿੱਤਾ। (ਉਹ) ਉਸ ਦੇ ਰੂਪ ਨੂੰ ਵੇਖ ਵੇਖ ਕੇ ਜੀਉਂਦਾ ਅਤੇ ਉਸ ਨੂੰ ਵੇਖੇ 
ਬਿਨਾ ਪਾਣੀ ਵੀ ਨ ਪੀਂਦਾ।੪। 


ਉਸ ਜਿਹਾ ਸੁੰਦਰ, ਸ਼ੀਲਵਾਨ, 


0੦੧ ਪ੍ਰ 


7੫੬ ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਰਾਘੋ ਚੇਤਨਿ ਦੋ ਹੁਤੇ ਮੰਤ੍ਰੀ ਤਾਹਿ ਅਪਾਰ। 
ਨਿਰਖਿ ਰਾਵ ਤਿਹ ਬਸਿ ਭਯੋ ਐਸੋ ਕਿਯੋ ਬਿਚਾਰ। ੫। 
ਦੱਖਣ? 
ਤਾ ਕੀ ਪ੍ਰਤਿਮਾ ਪੁਥਮ ਬਨਾਈ। ਜਾ ਸਮ ਦੇਵ ਅਦੇਵ ਨ ਜਾਈ। 
ਜੰਘਹੁ ਤੇ ਤਿਲ ਤਿਹ ਲਿਖਿ ਡਰਿਯੋ। _ਅਤਿਭੁਤ ਕਰਮ ਮੰਤ੍ਰਿਯਨ ਕਰਿਯੋ। ੬। 


ਜਬ ਬਚਿਤ੍ਰ ਨ੍ਰਿਪ ਚਿਤ੍ਰ _ਨਿਹਾਰੈ। _ਬੈਠਿ ਸਭਾ ਕਛੁ _ਕਾਜ ਸਵਾਰੈ। 
ਤਾ ਕੇ ਤਿਲਹਿ ਬਿਲੋਕਿਯੋ ਜਬ ਹੀ। ਭਰਮ ਬਢਿਯੋ ਰਾਜਾ ਕੈ ਤਬ ਹੀ। ੭। 


ਤਬ ਨ੍ਰਿਪ ਤਿਨ ਮੰਤ੍ਰਿਨ ਗਹਿ ਮਾਰਿਯੋ। ਇਨ ਰਾਨੀ ਸੌ ਕਾਜ _ਬਿਗਾਰਿਯੋ। 
ਦਿਬ੍ਯ ਦ੍ਰਿਸਟਿ ਇਨ ਕੇ ਕਤ ਹੋਈ। ਕੇਲ ਕਰੇ ਬਿਨੁ ਲਖੈ ਨ ਕੋਈ। ੮। 


ਜਬ ਮੰਤ੍ਰੀ ਦੋਊ ਨ੍ਰਿਪ ਮਾਰਿਯੋ। _ਸਾਹ _ਤਨੈ ਤਿਨ ਪੂਤ ਪੁਕਾਰਿਯੋ। 
ਏਕ _ਚਿਤਉਰ _ਪਦੁਮਿਨਿ _ਨਾਰੀ। ਜਾ ਸਮ _ਕਾਨ ਸੁਨੀ ਨ ਨਿਹਾਰੀ। ੯। 


੭%/ਤਲ 
ਤਨਿਕ _ਭਨਕ _ਪਦੁਮਿਨਿ ਜਬ ਸਹ _ਕਾਨਨ _ਪਰੀ। 
ਅਮਿਤ ਸੈਨ ਲੈ ਸੰਗ ਚੜਤ _ਤਿਤ ਕੌ _ਕਰੀ। 
ਗੜਹਿ ਗਿਰਦ ਕਰਿ ਜੁਧ ਬਹੁਤ _ਭਾਤਿਨ _ਕਰਿਯੋ। 
ਹੋ ਜੈਨ ਲਾਵਦੀ ਤਬੈ ਚਿਤ ਮੈ ਰਿਸਿ ਭਰਿਯੋ। ੧0। 


ਚੱਪਲਾਂ 
ਨਿਜੁ ਕਰਿ ਲਾਇ ਆਂਬ ਤਿਨ ਖਾਏ। ਗੜ _ਚਿਤੌਰ ਹਾਥ ਨਹਿ ਆਏ। 
ਤਬ ਤਿਨ ਸਾਹ ਦਗਾ ਯੌ _ਕਿਯੋ। ਲਿਖਿ ਕੈ ਲਿਖੋ ਪਠੈ ਇਕ _ਦਿਯੋ। _੧੧। 


ਸੁਨੁ ਰਾਨਾ ਜੀ ਮੈ ਅਤਿ ਹਾਰੋ। ਅਬ ਛੋਡਤ ਹੌ ਦੁਰਗ ਤਿਹਾਰੋਂ। 
ਏਕ ਸ੍ਹਾਰ ਸੌ ਮੈ _ਹ੍ਯਾ ਆਊ। _ਗੜਿਹਿ ਨਿਹਾਰਿ ਘਰਹਿ ਉਠਿ ਜਾਊ। ੧੨। 


ਰਾਨਾ ਬਾਤ ਤਬੈ ਯਹ _ਮਾਨੀ। ਭੇਦ ਅਭੇਦ ਕੀ ਰੀਤਿ ਨ ਜਾਨੀ। 
ਏਕ ਸ੍ਰਾਰ ਸੰਗ ਲੈ ਤਹ ਗਯੋ। ਤਾ ਕੌ ਸੰਗ ਅਪਨੇ ਕਰਿ ਲਯੋ। ੧੩। 


ਜੋ ਜੋ ਦ੍ਰਾਰ ਉਤਰਤ ਗੜ _ਆਵੈ। ਤਹੀ ਤਹੀ _ਸਿਰਪਾਉ _ਬਧਾਵੈ। 
ਸਪਤ ਦ੍ਰਾਰ ਉਤਰਤ ਜਬ _ਭਯੋ। ਤਬ _ਹੀ ਪਕਰਿ _ਨਰਾਧਿਪ _ਲਯੋ। _੧੪। 


ਐਸੀ ਭਾਤਿ ਸਾਹਿ ਛਲ ਕੀਨੋ। ਮੂਰਖ ਭੇਦ ਅਭੇਦ ਨ ਚੀਨੋ। 
ਜਬ _ਲੈਘਿ ਸਭ ਦੂਗ ਦ੍ਰਾਰਨ ਆਯੋ। _ਤਬ ਹੀ _ਬਾਧਿ ਤਵਨ ਕੌ ਲ੍ਯਾਯੋ। _੧੫। 


ਚਰਿਤ੍ਰ ਪਾਖਿਆਨ 7੫੭ 


ਦੰਹਰ” 

ਰਾਘੋ ਅਤੇ ਚੇਤਨ ਨਾਂ ਦੇ ਉਸ ਦੇ ਦੋ ਅਤਿ ਸੂਝਵਾਨ ਮੰਤਰੀ ਸਨ। _ਉਸ ਸੁੰਦਰੀ ਦੇ 
ਵਸ ਵਿਚ ਹੋਏ ਰਾਜੇ ਨੂੰ ਵੇਖ ਕੇ ਉਨ੍ਹਾਂ _ਨੇ ਵਿਚਾਰ _ਕੀਤਾ।੫। 
ਜੱਪਣਾ 

ਪਹਿਲਾਂ ਉਸ ਦੀ ਮੂਰਤੀ ਬਣਾਈ ਜਿਸ ਵਰਗੀ ਦੇਵਤੇ ਅਤੇ ਦੈਂਤ ਦੀ ਪੁੱਤਰੀ (“ਜਾਈ”) 
ਵੀ ਨਹੀਂ ਸੀ। ਉਸ ਦੀ ਜੰਘ ਉਤੇ ਇਕ ਤਿਲ ਅੰਕਿਤ ਕਰ ਦਿੱਤਾ। ਮੰਤਰੀਆਂ ਨੇ ਇਹ 
ਵਿਚਿਤ੍ਰ _ਕੰਮ _ਕੀਤਾ।੬। 

ਜਦ ਰਾਜੇ ਨੇ _ਵਿਚਿਤੁ ਚਿਤਰ _ਵੇਖਿਆ। (ਉਸ ਵੇਲੇ) ਉਹ ਰਾਜ _ਸਭਾ ਵਿਚ ਬੈਠਾ 
ਕੋਈ ਕੰਮ ਕਰ ਰਿਹਾ ਸੀ। ਜਦ (ਉਸ ਨੇ) ਉਸ ਦਾ ਤਿਲ ਵੇਖਿਆ ਤਾਂ ਉਸ ਦਾ ਸ਼ਕ ਵੱਧ 
ਗਿਆ।੭। 

ਤਦ ਰਾਜੇ ਨੇ (ਸੰਦੇਹ ਦੇ ਆਧਾਰ ਤੇ) ਉਨ੍ਹਾਂ ਮੰਤਰੀਆਂ ਨੂੰ ਮਰਵਾ ਦਿੱਤਾ (ਕਿਉਂਕਿ) 
ਉਨ੍ਹਾਂ ਰਾਣੀ ਨਾਲ ਕੋਈ ਮਾੜਾ ਕੰਮ ਕੀਤਾ ਹੋਇਆ ਸੀ। ਇਨ੍ਹਾਂ ਨੂੰ ਦਿਬ ਦ੍ਰਿਸ਼ਟੀ ਕਿਵੇਂ ਹੋ 
ਸਕਦੀ ਹੈ। _ਬਿਨਾ _ਰਤੀ-ਕ੍ਰੀੜਾ ਕੀਤਿਆਂ (ਇਹ ਤਿਲ) ਕੋਈ ਕਿਵੇਂ ਵੇਖ ਸਕਦਾ ਹੈ।੮। 

ਜਦ ਰਾਜੇ ਨੇ ਦੋਹਾਂ ਮੰਤਰੀਆਂ ਨੂੰ ਮਰਵਾਇਆ ਤਾਂ ਉਨ੍ਹਾਂ ਦੇ ਪੁ 
ਪਾਸ ਪੁਕਾਰ ਕੀਤੀ ਕਿ _ਚਿਤੌੜ ਵਿਚ ਇਕ _ਪਦਮਨੀ ਨਾਰੀ _ਹੈ। ਉਸ ਵਰਗੀ ਨ ਕੰਨ ਨਾਲ 
ਸੁਣੀ ਹੈ ਅਤੇ ਨ ਅੱਖਾਂ ਨਾਲ ਵੇਖੀ ਹੈ।੯। 
੭%#ਤਲ 


ਜਦ _ਪਦਮਨੀ _ਬਾਰੇ ਬਾਦਸ਼ਾਹ _ਦੇ ਕੰਨ _ਵਿਚ ਮਾਮੂਲੀ ਜਿਹੀ _ਭਿਣਕ ਪਈ ਤਾਂ 
(ਉਸ ਨੇ) ਬੇਸ਼ੁਮਾਰ ਸੈਨਾ ਲੈ ਕੇ ਉਸ ਪਾਸੇ ਵਲ ਧਾਵਾ ਬੋਲ ਦਿੱਤਾ। (ਉਸ ਨੇ) ਰਿਲ੍ਹੇ 
ਨੂੰ ਘੇਰ ਕੇ ਬਹੁਤ ਤਰ੍ਹਾਂ _ਨਾਲ ਯੁੱਧ _ਕੀਤਾ। _ਅਲਾਉਂਦੀਨ ਨੇ ਤਦ ਚਿਤ ਰੋਹ ਨਾਲ ਭਰ 
'ਲਿਆ।੧0। 
ਚੱਪਣਾ 

(ਬਾਦਸ਼ਾਹ ਨੇ) ਆਪਣੇ ਹੱਥ ਨਾਲ ਅੰਬ ਦੇ ਬੂਟੇ ਲਗਾ ਕੇ ਫਿਰ ਉਸ ਦੇ ਅੰਬ ਖਾਏ 
(ਭਾਵ) ਬਹੁਤ ਲੈਬੇ ਸਮੇਂ ਤਕ ਯੁੱਧ ਚਲਦਾ ਰਿਹਾ), ਪਰ _ਚਿਤੌੜ ਦਾ ਕਿਲ੍ਹਾ ਹੌਥ ਨ ਲਗਾ। 
ਤਦ ਬਾਦਸ਼ਾਹ ਨੇ ਇਸ ਤਰ੍ਹਾਂ ਧੋਖਾ ਕੀਤਾ ਅਤੇ ਇਕ ਚਿੱਠੀ ਲਿਖ _ਕੇ ਭੇਜ ਦਿੱਤੀ।੧੧। 

(ਚਿੱਠੀ ਵਿਚ ਲਿਖਿਆ--) ਹੇ ਰਾਜਾ ਜੀ! ਸੁਣੋ; ਮੈਂ (ਕਿਲ੍ਹੇ ਨੂੰ ਘੇਰਾ ਪਾਈ ਰਖਣ ਕਰ 
ਕੇ) ਬਹੁਤ ਥਕ _ਗਿਆ ਹਾਂ। ਹੁਣ ਮੈਂ ਤੁਹਾਡਾ ਕਿਲ੍ਹਾ ਛਡਦਾ ਹਾਂ। ਮੈਂ ਕੇਵਲ ਇਕ ਸਵਾਰ 
ਨਾਲ ਇਥੇ (ਕਿਲ੍ਹੇ ਅੰਦਰ) ਆਵਾਂਗਾ ਅਤੇ ਕਿਲ੍ਹੇ ਨੂੰ ਵੇਖ _ਕੇ _ਘਰ _ਚਲਾ _ਜਾਵਾਂਗਾ।੧੨। 

ਰਾਣੇ ਨੇ _ਤਦ ਇਹ _ਗੱੌਲ ਮੰਨ ਲਈ ਅਤੇ ਭੇਦ ਅਭੇਦ ਦੀ ਗੱਲ ਨੂੰ ਸਮਝ ਨ 
ਸਕਿਆ। (ਉਹ) ਇਕ ਸਵਾਰ ਨਾਲ ਲੈ ਕੇ ਉਥੇ ਗਿਆ ਅਤੇ ਉਸ ਨੂੰ ਆਪਣੇ ਨਾਲ ਨਾਲ 
ਰਖ _ਲਿਆ।੧੩। 

ਉਹ ਕਿਲ੍ਹੇ ਦਾ ਜੋ ਜੋ ਦੁਆਰ ਉਤਰਦਾ ਆਉਂਦਾ, ਉਥੇ ਉਥੇ (ਉਸ ਨੂੰ) ਸਿਰਪਾਓ ਭੇਂਟ 
ਕੀਤਾ ਜਾਂਦਾ। ਜਦ ਉਹ ਸੱਤਵਾਂ ਦੁਆਰ ਉਤਰਨ ਲਗਾ ਤਾਂ ਉਸ ਨੇ ਰਾਜੇ ਨੂੰ ਪਕੜ _ਲਿਆ।੧੪। 

ਇਸ ਤਰ੍ਹਾਂ ਨਾਲ ਬਾਦਸ਼ਾਹ ਨੇ ਧੋਖਾ ਕੀਤਾ। ਮੂਰਖ ਰਾਜੇ ਨੇ ਭੇਦ ਅਭੇਦ ਨ __ਸਮਝਿਆ। 
ਜਦ ਉਹ ਕਿਲ੍ਹਿਆਂ ਦੇ ਸਾਰੇ ਦਰਵਾਜ਼ੇ ਲੰਘ ਕੇ ਆ ਗਿਆ, ਤਦ ਉਸ ਨੂੰ ਬੰਨ੍ਹ ਕੇ (ਨਾਲ) 
ਲੈ ਆਇਆ।੧੫। 


੭੫੮ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਜਬ _ਰਾਨਾ ਛਲ ਸੌ _ਗਹਿਯੋ ਕਹਿਯੋ ਹਨਤ ਹੈ ਤੋਹਿ। 
ਨਾਤਰ ਅਪਨੀ _ਪਦੁਮਿਨੀ _ਆਨਿ _ਦੀਜਿਯੈ _ਮੋਹਿ। _੧੬। 
ਚੱਪਣਾ 
ਤਬ _ਪਦੁਮਿਨਿ ਇਹ _ਚਰਿਤ _ਬਨਾਯੋ। _ਗੌਰਾ ਬਾਦਿਲ ਨਿਕਟ ਬੁਲਾਯੋ। 
ਤਿਨ ਪ੍ਰਤਿ ਕਹਿਯੋ ਕਹਿਯੋ_ਮੁਰਿ ਕੀਜੈ। _ਹਜਰਤਿ _ਸਾਥ ਜ੍ਰਾਬ ਯੌ _ਦੀਜੈ। _੧੭। 


ਅਸਟ ਸਹਸ ਪਾਲਕੀ ਸਵਾਰੋ। ਅਸਟ ਅਸਟ ਤਾ ਮੈ ਭਟ ਡਾਰੋ। 
ਗੜ ਲਗਿ ਲਿਆਇ ਸਭਨ ਤਿਨ ਧਰੋ। ਤੁਮ ਹਜਰਤਿ ਸੌ ਐਸ ਉਚਰੋ। _੧੮। 


ਏਕ ਬਸਤ੍ਰ _ਹਮਰੋ ਤੁਮ ਲੀਜੈ। ਪੁਥਮ ਪਾਲਕੀ ਮੈ ਧਰਿ ਦੀਜੈ। 
ਤਾ ਪਰ ਭਵਰ ਗੁੰਜਾਰਤ ਜੈ ਹੈ। ਭੇਦ ਅਭੇਦ ਲੋਕ ਨਹਿ ਪੈ ਹੈ। ੧੯। 


ਤਬ _ਗੋਰੈ ਬਾਦਿਲ ਸੋਈ ਕਿਯੋ। ਜਿਹ ਬਿਧਿ ਮੰਤਰ ਪਦੁਮਿਨੀ ਦਿਯੋ। 
ਗੜ ਕੇ ਲਹਤ ਡੋਰਿਕਾ _ਧਰੀ। _ਪਦੁਮਿਨਿ _ਅਗੁ _ਪਾਲਕੀ _ਕਰੀ। _੨0। 
ਦੰਹਰਾ 
ਪਦਮਿਨਿ ਕੇ ਪਟ ਪਰ _ਘਨੇ _ਭਵਰ ਕਰੈ ਗੁੰਜਾਰ। 
ਲੋਕ ਸਭੈ _ਪਦੁਮਿਨਿ _ਲਥੈ ਬਸਤ੍ਰ _ਨ ਸਕੈ _ਬਿਚਾਰਿ। ੨੧ 
ਚੱਪਣਾ 
ਤਾ ਮੈ ਡਾਰਿ ਲੁਹਾਰਿਕ ਲਯੌ। ਤਾ ਕੌ ਬਸਤ੍ਰ ਤਵਨ ਪਰ ਦਯੌ। 
ਛੈਨੀ ਔਰ ਹਥੌਰਾ ਲਏ। ਵਾ ਬਢਈ ਕੇ ਕਰ ਮੋ ਦਏ। ੨੨। 


ਦੂਤ _ਦਿਲੀਸਹਿ _ਬਚਨ _ਉਚਾਰੇ। ਗ੍ਰਿਹ ਆਵਤ _ਪਦੁਮਿਨਿ _ਤਿਹਾਰੇ। 
ਰਾਨਾ ਸਾਥ ਪ੍ਰਥਮ ਮਿਲਿ ਆਊ। ਬਹੁਰਿ ਤਿਹਾਰੀ ਸੇਜ _ਸੁਹਾਊ। _੨੩। 


ਯੌ ਕਹਿ ਬਢੀ ਤਹਾ ਚਲਿ ਗਯੋ। ਤਾ ਕੀ ਕਟਤ ਬੇਰਿਯੈ ਭਯੋ। 
ਤਿਹ ਪਾਲਕੀ ਪ੍ਰਥਮ _ਬੈਠਾਯੋ। ਇਹ ਤੇ _ਓਹਿ ਡੋਰੀ ਪਹੁਚਾਯੋ। _੨੪॥। 


ਇਕ ਤੇ ਨਿਕਰਿ ਅਵਰ ਮੋ _ਗਯੋ। ਅਨਤ ਤਹਾ ਤੇ ਨਿਕਸਤ ਭਯੋ। 
ਇਹ ਛਲ ਤਹਾ ਪਹੂੰਚ੍ਯੋ ਜਾਈ। ਤਬੈ ਦੁਰਗ ਮੈ _ਬਜੀ _ਬਧਾਈ। _੨੫। 


ਗੜ ਪਰ ਜਬੈ _ਬਧਾਈ _ਭਈ। _ਸਊਅਨ ਕਾਢਿ _ਕ੍ਰਿਪਾਨੈ ਲਈ। 
ਜਾ ਪਰ ਪਹੁਚਿ ਖੜਗ ਕਹ ਝਾਰਿਯੋ। ਏਕੈ ਘਾਇ ਮਾਰ ਹੀ ਡਾਰਿਯੋ। ੨੬। 


ਚਰਿਤ੍ਰ ਪਾਖਿਆਨ 7੫੯ 


ਦੰਹਰਾ 
ਜਦ ਰਾਣੇ ਨੂੰ ਛਲ ਨਾਲ ਪਕੜ ਲਿਆ, ਤਾਂ ਕਿਹਾ ਕਿ ਮੈਂ ਤੈਨੂੰ ਮਾਰ _ਦਿਆਂਗਾ। 


ਨਹੀਂ ਤਾਂ ਆਪਣੀ _ਪਦਮਨੀ _ਮੈਨੂੰ ਲਿਆ _ਦੇ।੧੬। 
ਚੱਪਾਣ 
ਜਦ _ਪਦਮਨੀ ਨੇ ਇਹ ਚਰਿਤ੍ਰ ਬਣਾਇਆ। ਗੋਰਾ ਅਤੇ ਬਾਦਲ (ਨਾਂ ਦੇ ਸੂਰਮਿਆਂ ਨੂੰ 


ਆਪਣੇ) ਕੋਲ _ਬੁਲਾਇਆ। ਉਨ੍ਹਾਂ ਪ੍ਰਤਿ ਕਿਹਾ ਕਿ (ਤੁਸੀਂ) ਮੇਰੇ ਕਹੇ ਅਨੁਸਾਰ ਕਰੋ ਅਤੇ 
ਬਾਦਸ਼ਾਹ ਨੂੰ ਇਹ ਉੱਤਰ _ ਦਿਓ।੧੭। 

(ਅਤੇ _ਕਿਹਾ--) ਔਠ ਹਜ਼ਾਰ _ਪਾਲਕੀਆਂ ਤਿਆਰ ਕਰੋਂ ਅਤੇ ਉਨ੍ਹਾਂ _ਪਾਲਕੀਆਂ _ਵਿਚ 
ਔਠ ਅੱਠ ਯੋਧੇ _ਬਿਠਾਓ। ਕਿਲ੍ਹੇ ਕੋਲ ਲਿਆ ਕੇ ਸਾਰੀਆਂ ਨੂੰ ਰਖ _ਦਿਓ ਅਤੇ ਤੁਸੀਂ 
ਬਾਦਸ਼ਾਹ ਨੂੰ ਇਸ ਤਰ੍ਹਾਂ _ਕਹੋ।੧੮। 

ਤੁਸੀਂ ਮੇਰਾ ਇਕ _ਬਸਤੂ _ਲੈ ਲੈਣਾ ਅਤੇ (ਉਸ ਨੂੰ) ਪਹਿਲੀ ਪਾਲਕੀ _ਵਿਚ _ਰਖ 
ਦੇਣਾ। ਉਸ ਉਤੇ ਭੌਰੇ ਗੂੰਜਦੇ ਜਾਣਗੇ। (ਇਸ ਦਾ) ਭੇਦ ਅਭੇਦ ਲੋਕੀਂ ਨਹੀਂ _ਸਮਝ 


ਸਕਣਗੇ ।੧੯। 

ਤਦ ਗੋਰੇ ਅਤੇ ਬਾਦਲ ਨੇ _ਉਹੀ ਕੁਝ _ਕੀਤਾ ਜਿਸ ਪ੍ਰਕਾਰ ਪਦਮਨੀ ਨੇ ਸਮਝਾਇਆ 
ਸੀ। ਕਿਲ੍ਹੇ ਕੋਲ ਪਹੁੰਚ ਕੇ _ਪਾਲਕੀਆਂ ਰਖ ਦਿੱਤੀਆਂ ਅਤੇ _ਪਦਮਨੀ ਦੀ (ਮਿਥਿਆ) ਪਾਲਕੀ 
ਅਗੇਂ ਕਰ ਦਿੱਤੀ।੨0। 
ਦੰਹਰਾ 

ਪਦਮਨੀ ਦੇ ਬਸਤ੍ਰਾਂ ਤੇ ਬਹੁਤ ਸਾਰੇ ਭੌਰੇ _ਗੁੰਜਾਰ ਕਰਨ _ਲਗੇ। _ਸਭ ਲੋਕ (ਉਸ ਨੂੰ) 
ਪਦਮਨੀ (ਦੀ ਪਾਲਕੀ) ਹੀ ਸਮਝਦੇ ਅਤੇ ਬਸਤੁ _ਬਾਰੇ ਵਿਚਾਰ ਤਕ ਨ ਕਰ _ਸਕੇ।੨੧। 
ਜੱਪਣਾ 

ਉਸ ਵਿਚ ਇਕ ਲੁਹਾਰ ਬਿਠਾਇਆ ਹੋਇਆ ਸੀ ਜਿਸ ਨੇ ਪਦਮਨੀ ਦੇ ਬਸਤ੍ਰ ਪਾਏ 
ਹੋਏ ਸਨ। _ਛੈਣੀ ਅਤੇ ਹਥੌੜਾ ਲੈ ਕੇ ਉਸ ਲੁਹਾਰ ਦੇ ਹੱਥ _ਵਿਚ ਦੇ ਦਿੱਤੇ ਸਨ।੨੨। 

ਦਿੱਲੀ ਦੇ ਬਾਦਸ਼ਾਹ _(ਅਲਾਉਂਦੀਨ) ਨੂੰ ਦੂਤ ਨੇ ਦਸਿਆ ਕਿ _ਪਦਮਨੀ ਤੁਹਾਡੇ ਘਰ 
ਆ ਪਹੁੰਚੀ ਹੈ। (ਉਸ ਨੇ ਕਿਹਾ ਹੈ ਕਿ ਮੈਂ) ਪਹਿਲਾਂ ਰਾਣਾ ਨੂੰ ਮਿਲ ਆਵਾਂ, ਫਿਰ ਆ ਕੇ 
ਤੇਰੀ ਸੇਜ ਨੂੰ ਸੁਹਾਵਣਾ _ਬਣਾਵਾਂਗੀ।੨੩। 

ਇਹ ਕਹਿ ਕੇ ਲੁਹਾਰ ਉਥੇ (ਰਾਜਾ ਰਤਨ ਸੈਨ ਪਾਸ) ਚਲਾ ਗਿਆ ਅਤੇ ਉਸ ਦੀਆਂ 
ਬੇੜੀਆਂ _ਕਟਣ _ਲਗਾ। _ਉਸ ਨੂੰ ਪਹਿਲੀ ਪਾਲਕੀ ਵਿਚ ਬਿਠਾਇਆ। ਇਸ ਤੋ ਉਸ ਨੂੰ 
(ਦੂਜੀ) ਪਾਲਕੀ _(ਵਿਚ) _ਪਹੁੰਚਾਇਆ।੨੪। 

(ਰਾਣਾ) ਇਕ (ਪਾਲਕੀ) ਤੋ ਬਾਦ ਹੋਰਨਾਂ ਵਿਚੋਂ ਨਿਕਲਦਾ ਹੋਇਆ ਉਥੋ ਖਿਸਕ 
ਗਿਆ। ਇਸ ਛਲ ਨਾਲ ਉਥੇ (ਆਪਣੇ ਕਿਲ੍ਹੇ ਵਿਚ) ਜਾ ਪਹੁੰਚਿਆ। ਤਦ ਕਿਲ੍ਹੇ ਵਿਚ 
ਵਧਾਈ ਦੇ ਨਗਾਰੇ _ਵਜਣ _ਲਗੇ।੨੫। 

ਕਿਲੇ _ਉਤੇ ਜਦ _ਵਧਾਈ ਦੇ ਨਗਾਰੇ _ਵਜਣ _ਲਗੇ _ਤਾਂ ਸੂਰਮਿਆਂ ਨੇ _ਕ੍ਰਿਪਾਨਾਂ ਕਢ 
ਲਈਆਂ। _ਜਿਸ _ਉਤੇ ਪਹੁੰਚ ਕੇ ਖੜਗ _ਦਾ ਵਾਰ ਕੀਤਾ, ਇਕੋ ਹੀ ਵਾਰ ਨਾਲ ਮਾਰ ਹੀ 
ਦਿੱਤਾ।੨੬। 


7੬0 ਸੀ _ਦਸਮ-ਗ੍ਰੰਥ ਸਾਹਿਬ 


ਪਰੇ _ਧਰਨਿ ਭਟ ਭਾਰੇ। ਜਨਕ ਕਰਵਤਨ _ਬਿਰਛ _ਬਿਦਾਰੇ। 
ਜੁਝਿ ਜੁਝਿ ਮਰੈ ਅਧਿਕ _ਰਿਸਿ ਭਰੇ। ਬਹੁਰਿ ਨ ਦਿਖਯਤ _ਤਾਜਿਯਨ _ਚਰੇ। ੨੭। 


ਜੈਨ ਲਾਵਦੀ ਸਾਹ ਕੌ ਤਬ ਹੀ ਦਯੋ _ਭਜਾਇ। 
ਰਤਨ ਸੈਨ _ਰਾਨਾ ਗਏ ਗੜ ਇਹ ਚਰਿਤ ਦਿਖਾਇ। ੨੮। 
ਗੋਰਾ ਬਾਦਿਲ ਕੌ _ਦਿਯੋ ਅਤਿ ਧਨ ਛੋਰਿ ਭੰਡਾਰ। 
ਤਾ ਦਿਨ ਤੈ ਪਦੂਮਿਨਿ ਭਏ ਬਾਢੀ ਪ੍ਰੀਤਿ ਅਪਾਰ। ੨੯। ੧। 
ਇਤ ਸੰ ਗਰੇੜਹ ਪਲੂਯਾਨੈ /ਤੇਯਾ ਗੜ੍ਹ ਮੰਤ ਡੂਪ ਸੰਝਾਦੇ /ਏਕ ਸੌ ਐੱਨਨਵੇ ਗੰਚੇਤ _ ਅਮਪਤਆ 
ਗਤ ਨਭ#' ਸ੍ਤ/ 5੯੯/ ੨੩੭੨੭/ %ਫਲ,/ 
ਦੰਹਰਾ 
ਤ੍ਰਿਗਤਿ ਦੇਸ ਏਸ਼ੂਰ ਬਡੋ ਦੁਗਤਿ ਸਿੰਘ ਇਕ ਭੂਪ। 
ਦੇਗ ਤੇਗ ਪੂਰੋ ਪੁਰਖ ਸੁੰਦਰ ਕਾਮ ਸਰੂਪ। ੧। 
ਤੰਟਕਾ ਛੰਟ 
ਉਡਗਿੰਦੂ ਪ੍ਰਭਾ ਇਕ ਤਾ ਕੀ ਤ੍ਰਿਯਾ। ਦਿਨ ਰੈਨਿ _ਭਜੈ ਮੁਖ ਜਾਸੁ _ਪਿਯਾ। 
ਬਿਸੁਨਾਥ ਪ੍ਰਭਾ ਤ੍ਰਿਯ ਔਰ _ਰਹੈ। ਅਤਿ ਸੁੰਦਰ ਤਾ ਕਹ ਜਗਤ ਕਹੈ। ੨। 


ਬਿਸੁਨਾਥ ਪੂਭਾ ਤਨ ਪ੍ਰੀਤਿ ਰਹੈ। ਉਡਗਿੰਦੂ ਪੂਭਾ ਇਕ ਬੈਨ ਚਹੈ। 
ਦਿਨ ਰੈਨਿ ਬਿਤੀਤ ਕਰੈ ਇਹ ਕੇ। ਕਬਹੂੰ ਗ੍ਰਿਹਿ ਜਾਤ ਨਹੀ ਤਿਹ ਕੇ। ੩। 


ਦੱਪਲ? 
ਤਾ ਪਰ ਸਤ ਤਵਨ ਕੋ ਧਾਯੋ। ਦੁਗਤਿ ਸਿੰਘ ਦਲੁ ਲੈ ਸਮੁਹਾਯੋ। 
ਮਚਿਯੋ ਜੁਧ ਅਤਿ _ਬਜੇ _ਨਗਾਰੇ। ਦੇਵ ਅਦੇਵ ਬਿਲੋਕਤ ਸਾਰੇ। ੪। 
ਉਮਡੇ _ਸੂਰ _ਸਿੰਘ _ਜਿਮਿ _ਗਾਜਹਿ। ਦੋਊ ਦਿਸਨ _ਜੁਝਊਆ _ਬਾਜਹਿ। 
ਗੋਮੁਖ _ਸੰਖ _ਨਿਸਾਨ _ਅਪਾਰਾ। _ਢੋਲ _ਮ੍ਰਿਦੰਗ ਮੁਚੰਗ _ਨਗਾਰਾ। _੫। 
ਤੁਰਹੀ ਨਾਦ _ਨਫੀਰੀ _ਬਾਜਹਿ। _ਮੰਦਲ _ਤੂਰ _ਉਤੰਗ _ਬਿਰਾਜਹਿ। 
ਮੁਰਲੀ ਝਾਂਝ _ਭੇਰ ਰਨ ਭਾਰੀ। ਸੁਨਤ ਨਾਦ ਧੁਨਿ _ਹਠੇ ਹਕਾਰੀ। ੬। 


ਜੁਗਨਿ ਦੈਤ ਅਧਿਕ _ਹਰਖਾਨੇ। _ਗੀਧ _ਸਿਵਾ _ਫਿਕਰਹਿ _ਅਭਿਮਾਨੈ। 
ਭੂਤ ਪ੍ਰੇਤ _ਨਾਚਹਿ ਅਰੁ _ਗਾਵਹਿ। ਕਹੂੰ _ਰੁਦੂ _ਡਮਰੂ _ਡਮਕਾਵਹਿ। _੭। 


ਅਚਿ _ਅਚਿ ਰੁਧਰ _ਡਾਕਨੀ ਡਹਕਹਿ। _ਭਖਿ ਭਖਿ ਅਮਿਖ _ਕਾਕ ਕਹੂੰ _ਕਹਕਹਿ। 
ਜੰਬੁਕ _ਗੀਧ ਮਾਸੁ _ਲੈ ਜਾਹੀ। __ਕਛੂ _ਕਛੁ ਸਬਦ _ਬਿਤਾਲ ਸੁਨਾਹੀ। ੮। 


ਚਰਿਤ੍ਰ ਪਾਖਿਆਨ ੭੬੧ 


ਧਮ _ਧਮ ਕਰਦੇ ਵੱਡੇ ਸੂਰਮੇ _ਧਰਤੀ _ਉਤੇ _ਡਿਗ _ਰਹੇ ਸਨ, _ਮਾਨੋ __ਆਰਿਆਂ _ਨਾਲ 
ਬ੍ਰਿਛ ਕਟ ਕੇ ਸੁਟੇ ਜਾਂਦੇ ਹੋਣ। ਉਹ ਬਹੁਤ ਰੋਹ ਨਾਲ ਭਰੇ ਹੋਏ ਜੂਝ ਜੂਝ ਕੇ ਮਰ ਰਹੇ ਸਨ 
ਅਤੇ ਉਨ੍ਹਾਂ ` ਨੂੰ ਫਿਰ ਘੋੜਿਆਂ ਉਤੇ ਚੜ੍ਹਿਆ ਹੋਇਆ ਨਹੀਂ ਵੇਖਿਆ ਗਿਆ _ਸੀ।੨੭। 
ਦੰਹਰਾ” 


ਅਲਾਉਦੀਨ ਬਾਦਸ਼ਾਹ ਨੂੰ ਤਦ ਭਜਾ ਦਿੱਤਾ ਗਿਆ ਅਤੇ ਇਹ ਚਰਿਤ੍ਰ ਵਿਖਾ 
ਰਾਣਾ ਰਤਨ ਸੈਨ ਕਿਲ੍ਹੇ ਵਿਚ ਪਹੁੰਚ ਗਿਆ।੨੮। ਖ਼ਜ਼ਾਨਾ ਖੋਲ੍ਹ _ਕੇ ਗੋਰਾ ਅਤੇ _ਬਾਦਲ 
ਬਹੁਤ _ਧਨ ਦਿੱਤਾ _ਗਿਆ। _ਉਸ _ਦਿਨ ਤੋਂ ਪਦਮਨੀ ਨਾਲ (ਰਾਣੇ ਦੀ) ਪ੍ਰੀਤ ਬਹੁਤ 
ਗਈ।੨੯। 


ਮਰ 0੦ &੭ 


/ਏਥੋਂ ਹਨੀ ਗੰਨਤੂੰਪ/ਆਨ ਦੇ ਤੁੰਆ ਲਾਰੜ੍ਹ ਦੇ ਅੰਤਾਂ ਭੂਪ ਸੰਵਾਦ ਦੇ 9੯੯ ਵੇ ਲਾਰਤ੍ਹ ਦੀ ਸਨਮਤੀ 
ਭ ਫੜ _ਹੈ/ _5੯੯/ ੨੭੨੭/ ਜ਼ਲਦਾ/ 


ਦੰਹਰਾ 


ਤ੍ਰਿਗਤ ਦੇਸ ਦਾ ਦੁਗਤਿ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਜੋ ਦੇਗ ਅਤੇ ਤੇਗ 
(ਦੇ ਚਲਾਣ) ਵਿਚ _ਨਿਪੁਣ ਸੀ _ਅਤੇ ਕਾਮ _ਦੇਵ ਵਰਗਾ ਸੁੰਦਰ ਸੀ।੧। 
ਤੱਟਕਾ ਛੰਦ 

ਉਸ ਦੀ ਉਡਗਿੰਦੂ ਪੂਭਾ ਨਾਂ ਦੀ ਇਕ ਇਸਤਰੀ ਸੀ ਜੋ ਦਿਨ ਰਾਤ ਆਪਣੇ ਪ੍ਰਿਯ 
(ਦਾ ਨਾਮ) ਮੁਖ ਤੋਂ _ਜਪਦੀ _ਸੀ। (ਉਸ ਰਾਜੇ ਦੀ) ਬਿਸੁਨਾਥ ਪ੍ਰਭਾ ਨਾਂ ਦੀ ਹੋਰ 
ਇਸਤਰੀ _ਸੀ। _ਉਸ ਨੂੰ ਜਗਤ _ਅਤਿ ਸੁੰਦਰ ਕਹਿੰਦਾ _ਸੀ।੨। 

(ਰਾਜੇ ਦੀ) ਬਿਸੁਨਾਥ ਨਾਲ ਬਹੁਤ ਪ੍ਰੀਤ _ਸੀ। _ਉਡਗਿੰਦ ਪ੍ਰਭਾ _ਤਾਂ ਬਸ 
ਦੀ ਹੀ ਚਾਹਵਾਨ _ਸੀ। _ਉਹ ਦਿਨ ਰਾਤ ਇਸ _ਨਾਲ ਗੁਜ਼ਾਰਦਾ ਸੀ ਅਤੇ ਉਸ 
ਜਾਂਦਾ ਤਕ _ਨਹੀਂ__ਸੀ।੩। 
ਚੱਪਣਾ 

ਰਾਜੇ ਉਤੇ ਉਸ ਦੇ ਵੈਰੀ ਨੇ ਧਾਵਾ ਬੋਲ 
ਸਾਹਮਣੇ ਆ _ਗਿਆ। ਬਹੁਤ ਜ਼ਿਆਦਾ ਯੁੱਧ _ਮਚ 
ਦੇਵਤੇ ਅਤੇ _ਦੈੱਤ ਵੇਖਣ ਲਗ _ਗਏ।੪। 

ਉਮਡੇ ਹੋਏ ਸੂਰਮੇ ਸ਼ੇਰਾਂ ਵਾਂਗ _ਗਜਦੇ _ਸਨ। ਦੋਹਾਂ ਪੱਖਾਂ ਤੋਂ ਮਾਰੂ ਵਾਜੇ ਵਜਦੇ _ਸਨ। 
ਗੋਮੁਖ, ਸੰਖ, ਥੌੱਸੇ, ਢੋਲ, _ਮਿਰਿਦੰਗ, _ਮੁਚੰਗ, _ਨਗਾਰੇ ਆਦਿ _ਬਹੁਤ _ਵਜਦੇ _ਸਨ।੫। 

ਤੁਰਹੀ, ਨਾਦ, ਨਫੀਰੀ, ਮੰਦਲ, ਤੂਰ, _ਉਤੰਗ, ਮੁਰਲੀ, ਝਾਂਝ, _ਭੇਰ ਆਦਿ ਬਹੁਤ ਵਾਜੇ 
ਵਜਦੇ ਸਨ ਅਤੇ (ਉਨ੍ਹਾਂ ਦਾ) ਨਾਦ ਸੁਣ ਕੇ _ਹਠੀਲੇ (ਸੂਰਮੇ) ਲਲਕਾਰੇ _ਮਾਰਦੇ _ਸਨ।੬। 

ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ _ਸਨ। ਗਿਰਝਾਂ _ਅਤੇ ਸਿਵਾ _(ਗਿਦੜੀਆਂ) 
ਅਭਿਮਾਨ ਸਹਿਤ ਹੁੰਕਾਰ ਰਹੀਆਂ _ਸਨ। ਭੂਤ, ਪ੍ਰੇਤ _ਨਚਦੇ ਅਤੇ ਗਾਉਂਦੇ _ਸਨ। ਕਿਤੇ ਰੁਦੂ 
ਡਮਰੂ ਨੂੰ ਵਜਾ ਰਿਹਾ _ਸੀ।੭। 

ਡਾਕਣੀਆਂ ਲਹੂ ਪੀ ਪੀ ਕੇ ਡਕਾਰ ਰਹੀਆਂ ਸਨ ਅਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ 
ਕਰਦੇ _ਸਨ। _ਗਿਦੜ _ਅਤੇ _ਗਿੱਧਾਂ ਮਾਸ _ਲ0 ਜਾ _ਰਹੀਆਂ _ਸਨ। _ਕਿਤੇ _ਕਿਤੇ _ਬਿਤਾਲਾਂ ਦੇ 
ਸ਼ਬਦ ਸੁਣਾਈ ਪੈਂਦੇ _ਸਨ।੮। 


ਦਿੱਤਾ। ਦੁਗਤਿ ਸਿੰਘ ਵੀ ਦਲ ਲੈ ਕੇ 
ਪਿਆ ਅਤੇ ਨਗਾਰੇ _ਵਜਣ _ਲਗੇ। ਸਾਰੇ 


੭੬੨ 


ਸੀ _ਦਸਮ-ਗ੍ਰੰਥ ਸਾਹਿਬ 


ਝਮਕੈ ਕਹੂੰ _ਅਸਿਨ ਕੀ ਧਾਰਾ। _ਭਭਕਹਿ ਰੁੰਡ ਮੁੰਡ _ਸ਼ਿਕਰਾਰਾ। 
ਧੁਕਿ ਧੁਕਿ ਪਰੇ ਧਰਨਿ ਭਟ ਭਾਰੇ। ਝੁਕਿ ਝੁਕਿ ਬਡੇ ਪਖਰਿਯਾ ਮਾਰੇ। ੯। 


ਠਿਲਾ _ਠਿਲੀ _ਬਰਛਨਿ ਸੌ _ਮਾਚੀ। _ਕਢਾ _ਕਢੀ _ਕਰਵਾਰਿਨ _ਰਾਚੀ। 
ਕਟਾ ਕਟੀ ਕਹੂੰ ਭਈ _ਕਟਾਰੀ। __ਧਰਨੀ ਅਰੁਨ ਭੇਸ ਭਈ _ਸਾਰੀ। ੧0। 


ਕਾਢੇ ਦੈਤ ਦਾਂਤ ਕਹੂੰ ਫਿਰੈ। ਬਰਿ ਬਰਿ ਕਹੂੰ ਬਰੰਗਨ ਬਰੈ। 
ਭੀਖਨ ਭਏ ਨਾਦ ਕਹੂੰ _ਭਾਰੇ। _ਭੈਰਵਾਦਿ ਛਬਿ _ਲਖਨ _ਸਿਧਾਰੇ। _੧੧। 


ਦੰਹਾਰਾ 
ਭਕਭਕਾਹਿ _ਘਾਯਲ _ਕਹੂੰ _ਕਹਕੈ _ਅਮਿਤ _ਮਸਾਨ। 
ਬਿਕਟਿ ਸੁਭਟ ਚਟਪਟ ਕਟੇ ਤਨ ਬ੍ਰਿਨ ਬਹੈ _ਕ੍ਰਿਪਾਨ। _੧੨। 


ਚੱਪਣਾ 
ਭੈਰਵ ਕਹੂੰ ਅਧਿਕ _ਭਵਕਾਰੈ। _ਕਹੂੰ _ਮਸਾਨ _ਕਿਲਕਟੀ ਮਾਰੈ। 
ਭਾ ਭਾ ਬਜੇ ਭੇਰ ਕਹੂੰ ਭੀਖਨ। _ਤਨਿ ਧਨੁ _ਤਜਹਿ _ਸੁਭਟ ਸਰ _ਤੀਖਨ। _੧੩। 


੭%/ਤਲ 
ਚਾਬਿ _ਕਰਿ _ਓਸਠ _ਦੁਬਹਿਯਾ _ਧਾਵਹੀ। 


੫ 


ਚੱਪਲਾਂ 


ਹਾਕਿ ਹਾਕਿ ਭਟ ਤਰੈ ਧਵਾਵਹਿ। _ਗਹਿ ਗਹਿ _ਅਸਿਨ ਅਰਿਨ ਬ੍ਿਣ ਲਾਵਹਿ। 
ਚਟਪਟ ਸੁਭਟ ਬਿਕਟ ਕਟਿ ਮਰੈ। _ਚੁਨਿ `ਚੁਨਿ ਐਨ ਅਪਛਰਾ _ਬਰੇ। _੧੭। 


ਚਰਿਤ੍ਰ ਪਾਖਿਆਨ 7੬੩ 


ਕਿਤੇ ਤਲਵਾਰਾਂ ਦੀਆਂ ਧਾਰਾਂ _ਲਿਸ਼ਕ ਰਹੀਆਂ _ਸਨ। ਭਿਆਨਕ _ਸਿਰ ਅਤੇ ਧੜ __ਭਕ 
ਭਕ ਕਰ ਰਹੇਂ ਸਨ। ਧੁਕ _ਧੁਕ ਕਰਦੇ ਵੌਡੇ ਸੂਰਮੇ ਧਰਤੀ ਉਤੇ ਡਿਗ _ਰਹੇ _ਸਨ। _ਬਹੁਤ 
ਸਾਰੇ ਘੋੜ ਸਵਾਰਾਂ ਨੂੰ ਝੁਕ ਝੁਕ ਕੇ ਮਾਰਿਆ ਜਾ_ਰਿਹਾ ਸੀ।੯। 

ਬਰਛਿਆਂ ਦੀ ਠੇਲ ਠਾਲ ਹੋ ਰਹੀ ਹੈ ਅਤੇ ਤਲਵਾਰਾਂ ਕਢ _ਕਢ ਕੇ ਚਲਾਈਆਂ ਜਾ 
ਰਹੀਆਂ _ਹਨ। _ਕਿਤੇ _ਕਟਾਰਾਂ ਨਾਲ ਕਟਾ ਕਟੀ (ਇਤਨੀ) ਹੋਈ ਹੈ ਕਿ ਸਾਰੀ ਧਰਤੀ ਲਾਲ 
ਰੰਗ ਦੀ ਹੋ ਗਈ ਹੈ।੧0। 

ਕਿਤੇ ਦੈਂਤ ਦੰਦ ਕਢ ਕੇ ਫਿਰ ਰਹੇਂ ਹਨ ਅਤੇ ਕਿਤੇ ਅਪੱਛਰਾਵਾਂ ਚੰਗੇ ਸੂਰਮਿਆਂ ਨੂੰ 
ਵਰ ਰਹੀਆ _ਹਨ। ਕਿਤੇ ਭਿਆਨਕ ਨਾਦ ਹੋ ਰਹੇ ਹਨ। ਕਿਤੇ ਭੈਰੋਂ ਆਦਿ (ਯੁਂਧ ਦੀ) ਛਬੀ 
ਵੇਖਣ ਲਈ _ਆ ਪਹੁੰਚੇ _ਹਨ।੧੧। 
ਦੰਹਰ” 

ਕਿਤੇ ਘਾਇਲਾਂ (ਦੇ ਜ਼ਖਮ) ਭਕ _ਭਕ _ਕਰ ਰਹੇ ਹਨ ਅਤੇ ਕਿਤੇ ਬੇਸ਼ੁਮਾਰ ਮਸਾਣ 
(ਪ੍ਰੇਤ) ਕਹਿਕੇ ਮਾਰ ਰਹੇ _ਹਨ। ਕਠੋਰ ਸੂਰਮੇ _ਝਟਪਟ ਕ੍ਰਿਪਾਨਾਂ ਨਾਲ ਸ਼ਰੀਰ ਕਟ ਰਹੇ ਹਨ 
ਅਤੇ ਜ਼ਖ਼ਮਾਂ (ਵਿਚੋਂ ਲਹੂ) _ਵਗ ਰਿਹਾ _ਹੈ।੧੨। 
ਚੱਪਾਣ 

ਕਿਤੇ ਭੈਰੋ ਬਹੁਤ _ਭਭਕਾਂ ਮਾਰ ਰਹੇ ਹਨ ਅਤੇ ਕਿਤੇ ਮਸਾਣ ਕਿਲਕਾਰੀਆਂ ਮਾਰ ਰਹੇ 
ਹਨ। ਕਿਤੇ ਭਿਆਨਕ _ਭੇਰੀਆਂ ਭਾਂ _ਭਾਂ ਕਰ _ਕੇ _ਵਜਦੀਆਂ _ਹਨ। ਕਿਤੇ ਸੂਰਮੇ ਧਨੁਸ਼ ਖਿਚ 
ਕੇ ਤਿਖੇ ਤੀਰ ਛਡ ਰਹੇ _ਹਨ।੧੩। 
੭%/ਤਲ 


ਹੋਠਾਂ ਨੂੰ ਚਬ ਚਬ ਕੇ ਦੋਹਾਂ ਬਾਂਹਵਾਂ ਨਾਲ ਸ਼ਸਤੂ _ਚਲਾਣ ਵਾਲੇ ਦੌੜ ਰਹੇ 
ਬਾਣਾਂ ਅਤੇ _ਬਿਛੂਆਂ ਦੇ ਜ਼ਖ਼ਮ ਲਗ _ਰਹੇ _ਹਨ। ਤਪ 
(ਪਰ ਯੁੱਧ ਤੋਂ) ਮਨ ਮੋੜਦੇ ਨਹੀਂ _ਹਨ। ਤਲਵਾਰਾਂ ਦੀ _ਧਾਰ ਲਗਣ _ਨਾਲ (ਉਨ੍ਹਾਂ ਦੇ) 
ਸ਼ਰੀਰਾਂ _ਦੇ _ਚੀਥੜੇ _ਚੀਥੜੇ _ਹੋ__ਗਏ _ਹਨ।੧੪। 


ਉਹ ਘੋੜਿਆਂ ਦੀਆਂ ਵਾਗਾਂ ਮੋੜ _ਕੇ ਜ਼ਰਾ ਜਿੰਨੇ _ਵੀ ਭਜੇ ਨਹੀਂ _ਹਨ। _ਯੁੱਧ-ਭੂਮੀ 
ਵਿਚ ਖੜੇ ਹੋ ਕੇ ਸ਼ੇਰਾਂ ਵਾਂਗ ਗਜ _ਰਹੇ _ਹਨ। _ਖੰਡਿਆਂ ਨਾਲ ਕਟ ਕੇ ਟੋਟੇ ਟੋਟੇ ਹੋ ਕੇ 
ਡਿਗ ਰਹੇ _ਹਨ। ਉਹ ਖੜਗ _ਦੀ ਧਾਰ _ਨਾਲ _ਖੋਡਿਤ ਹੋਕੇ ਭਵਸਾਗਰ _ਪਾਰ ਕਰ ਗਏ 
ਹਨ।੧੫। 
ਦੰਹਰਾ” 


ਕਿਤੇ ਘਾਇਲ ਹੋਏ ਭਿਆਨਕ ਸਿਰ ਅਤੇ ਧੜ _ਭਕ _ਭਕ ਕਰ ਰਹੇ ਹਨ। ਕਿਤੇ ਛਤਰ 
ਧਾਰੀ ਛਤ੍ਰੀ _ਤੜਫੜਾ ਰਹੇ _ਹਨ।੧੬। 
ਦੱਖਣ? 

ਸੂਰਮੇ ਘੋੜਿਆਂ ਨੂੰ ਹਿਕ ਹਿਕ ਕੇ ਧਾਵਾ _ਕਰਦੇ _ਹਨ। ਤਲਵਾਰਾਂ ਪਕੜ _ਕੇ ਵੈਰੀਆਂ 
ਨੂੰ ਜ਼ਖ਼ਮ ਲਗਾਉਂਦੇ ਹਹਨ। _ਝਟਪਟ ਵਰਿਆਮ ਸੂਰਮੇ ਨੂੰ ਕਟ ਕੇ ਮਰ ਰਹੇ ਹਨ। ਚੰਗੀ ਤਰ੍ਹਾਂ 
ਨਾਲ _ਚੁਣ ਚੁਣ ਕੇ ਅਪੌਂਛਰਾਵਾਂ (ਉਨ੍ਹਾਂ ਨੂੰ) _ਵਰ ਰਹੀਆਂ _ਹਨ।੧੭। 


7੭੬੪ 


ਹੋ ਹੇਰਿ ਸਤੀ ਕੀ ਮੀਚਿ ਰਹਿਯੋ ਬਿਸਮਾਇ ਕੈ। ੨0। 


ਜਬ _ਉਡਗਿੰਦੂ ਪ੍ਰਭਾ ਕੀ ਸੁਧਿ _ਕਾਨਨ _ਪਰੀ। 
ਬਿਰਹ ਤਿਹਾਰੇ ਬਾਲ ਅਗਨਿ ਮੋ _ਜਰਿ ਮਰੀ। 
ਤਬ ਪਿਯ ਤਬ ਹੀ ਤਹਾ ਪਹੂਚ੍ਯੋ ਆਇ ਕੈ। 


੨ 


ਹੋ ਤਰਲ ਤੁਰੰਗਨ ਮਾਝ _ਤੁਰੰਗ ਧਵਾਇ ਕੈ। ੨੧। 


ਆਵਤ 
ਮਰੇ 


ਪੈ % 
2; 
ਮਿ 
ਕੁ 
ਰਹ 


ਨ੍ਹਪਿ 

ਜਿਯਤ 
੭%/ਤਲ 

ਤ੍ਰਿਯ ਕੋ ਲੈ ਲੈ ਨਾਮੁ ਨ੍ਰਿਪਤਿ ਪੀਟਤ ਭਯੋ। 

ਮੁਹਿ ਕਾਰਨ ਇਹ ਬਾਲ ਅਗਨਿ _ਮਹਿ _ਜਿਯ _ਦਯੋ। 


ਬਰਤ ਬਾਲ ਕੌ ਅਬ ਹੀ _ਐਚਿ ਨਿਕਾਰਿ ਹੌ। 
ਹੋ_ਨਾਤਰ ਜਰਿ ਯਾਹੀ ਸੰਗ ਸੂਰਗ ਸਿਧਾਰਿ ਹੋ। ੨੩। 


ਚੱਪਲਾਂ 


ਅਬ ਹੀ ਤੁਰੰਗ ਅਗਨਿ ਮੈ _ਡਾਰੌ। ਜਰਤ ਪਿਰਿਯਾ ਕਹੁ _ਐਚਿ _ਨਿਕਾਰੋ। 
ਕੈ ਹਮਹੂੰ ਯਾਹੀ ਚਿਤ ਜਰਿ ਹੈ। ਸੁਰ ਪੁਰ ਦੋਊ ਪਯਾਨੋ ਕਰਿ ਹੈ। ੨੪। 


ਦੰਹਰਾ 
ਖੜਗ ਕਾਢ ਕਰ ਮੈ ਲਯੋ ਮੋਹਿ ਨ ਪਕਰਿਯੋ ਕੋਇ। 
ਕੈ ਕਾਢੋ ਇਹ ਕੈ ਜਰੈ ਕਰਤਾ ਕਰੈ ਸੋ _ਹੋਇ। ੨੫। 


ਚਰਿਤ੍ਰ ਪਾਖਿਆਨ 7੬੫ 


ਸਾਰੇ _ਸੂਰਮੇ ਭਭਜਣ ਲਗ _ਗਏ। (ਉਨ੍ਹਾਂ _ਨੇ) ਇਸ ਤਰ੍ਹਾਂ ਦਾ ਸੁਨੇਹਾ 
ਦਿੱਤਾ ਕਿ ਰਾਜਾ ਯੁੱਧ ਵਿਚ ਮਾਰਿਆ ਗਿਆ ਹੈ। ਬਿਸੁਨਾਥ _ਪੁਭਾ ਇਹ (ਸੁਨੇਹਾ) ਸੁਣ 
ਕੇ ਮਨ ਵਿਚ ਹੈਰਾਨ ਹੋ ਗਈ ਅਤੇ ਸੀ ਉਡਗਿੰਦੁ _ਪੁਭਾ _ਸੜਨ _ਲਈ (ਭਾਵ! ਸਤੀ 
ਹੋਣ ਲਈ) ਤਿਆਰ ਹੋ ਗਈ।੧੮। 


ਉਸ ਪਾਸ ਜੋ ਧਨ ਸੀ, ਉਹ (ਲੋਕਾਂ ਵਿਚ) ਵੰਡ ਦਿੱਤਾ ਅਤੇ ਸੜਨ ਲਈ ਮਿਦਿੰਗ 
ਵਜਾ ਕੇ ਚਲ ਪਈ। ਜਿਥੇ ਪ੍ਰਾਣਨਾਥ ਗਏ ਹਨ, ਉਥੇ ਹੀ ਮੈਂ ਜਾਵਾਂਗੀ। ਉਹ 
ਜੀਉਂਦੇ ਤਾਂ ਮੇਰੇ ਘਰ ਨਹੀਂ ਆਉਂਦੇ ਸਨ, _ਪਰ ਮਰਨ ਤੇ ਮੈਂ (ਉਨ੍ਹਾਂ ਨੂੰ) ਪ੍ਰਾਪਤ ਕਰ 
ਲਵਾਂਗੀ।੧੯। 


ਸੀ _ਬਿਸੁਨਾਥ ਪੁਭਾ ਸੜਨ ਤੋਂ _ਡਰ _ਗਈ। ਪਤੀ ਦੀ ਮੌਤ ਕੰਨ ਨਾਲ ਸੁਣ ਕੇ 
ਪਿਟਣ ਲਗ _ਗਈ। _ਤਦ ਤਕ ਵੈਰੀਆਂ ਨੂੰ _ਸੰਘਾਰ ਕੇ ਰਾਜਾ ਆ ਗਿਆ ਅਤੇ ਸਤੀ 
ਮ੍ਰਿਤੂ ਬਾਰੇ ਸੁਣ ਕੇ ਹੈਰਾਨ ਰਹਿ _ਗਿਆ।੨0। 


ਬਹੁਤ 
ਦੀ 


ਜਦ _ਉਡਗਿੰਦੂ ਪੂਭਾ ਦੀ ਖਬਰ (ਉਸ ਦੇ) ਕੰਨਾਂ ਨਾਲ ਪਈ ਕਿ ਤੇਰੇ ਬਿਰਹੋਂ ਵਿਚ 
ਇਸਤਰੀ ਸੜ ਮਰੀ ਹੈ, ਤਦ ਪ੍ਰੀਤਮ ਤੁਰਤ ਤੇਜ਼ ਘੋੜਿਆਂ ਵਿਚ ਇਕ ਬਹੁਤ ਤੇਜ਼ ਘੋੜਾ 
ਦੌੜਾ ਕੇ ਉਥੇ ਆ ਪਹੁੰਚਿਆ।੨੧। 


ਦੰਹਰਾ 


ਰਾਜੇ ਦੇ ਆਣ ਤਕ ਮੂਰਖਾਂ ਨੇ _ਚਿਤਾ ਨੂੰ ਅਗਨੀ ਦੇ ਦਿੱਤੀ ਸੀ। ਉਨ੍ਹਾਂ ਨੇ ਪਤੀ ਦੇ 


ਇਸਤਰੀ ਦਾ ਨਾਮ ਲੈ ਲੈ ਕੇ ਰਾਜਾ ਪਿਟਣ ਲਗਾ। ਮੇਰੇ ਲਈ ਇਸ ਇਸਤਰੀ ਨੇ 
ਅਗਨੀ _ਵਿਚ ਪ੍ਰਾਣ ਅਰਪਿਤ _ਕਰ ਦਿੱਤੇ ਹਨ। ਮੈਂ ਸੜਦੀ ਹੋਈ ਇਸਤਰੀ ਨੂੰ ਹੁਣੇ ਬਾਹਰ 
ਖਿਚਾਂਗਾ, ਨਹੀਂ ਤਾਂ ਇਸੇ _ਨਾਲ ਸੜ ਕੇ ਸਵਰਗ ਨੂੰ _ਜਾਵਾਂਗਾ।੨੩। 
ਦੱਖਣ? 

ਮੈਂ ਹੁਣੇ ਅਗਨੀ ਵਿਚ ਘੋੜਾ ਸੁਟਦਾ ਹਾਂ। ਸੜਦੀ ਹੋਈ ਪ੍ਰੀਤਮਾ ਨੂੰ ਖਿਚ ਕੇ ਬਾਹਰ 
ਕਢਦਾ ਹਾਂ। ਜਾਂ ਮੈਂ ਇਸ ਚਿਤਾ ਵਿਚ ਸੜ ਕੇ ਮਰਦਾ ਹਾਂ ਅਤੇ ਦੋਵੇਂ ਸਵਰਗ ਲਈ 
ਪ੍ਰਸਥਾਨ ਕਰਦੇ ਹਾਂ।੨੪। 
ਦੰਹਰਾ 

(ਰਾਜੇ ਨੇ) ਹੱਥ ਵਿਚ ਤਲਵਾਰ ਕਢ ਲਈ ਅਤੇ ਕਿਹਾ--ਮੈਨੂੰ ਕੋਈ ਵੀ ਨ _ਪਕੜਿਓ। 
ਜਾਂ ਮੈਂ ਇਸ ਨੂੰ ਖਿਚ ਲਵਾਂਗਾ, ਜਾਂ ਸੜ _ਜਾਵਾਂਗਾ। (ਅਗੋਂ) ਜੋ ਕੁਝ _ਕਰਤਾ ਕਰੇਗਾ, ਉਹੀ 
ਹੋਂਵੇਗਾ।੨੫। 


੭੬੬ 


ਸੀ _ਦਸਮ-ਗ੍ਰੰਥ ਸਾਹਿਬ 


੭%#ਤੜਾਲ਼ 
ਖੜਗ _ਕਾਢਿ ਕਰ ਮਾਝ _ਧਵਾਵਤ ਹੈ ਭਯੋ। 
ਜਰਤ ਜਹਾ ਤ੍ਰਿਯ ਹੁਤੀ ਚਿਤਾ ਮੈ ਪਤਿ ਗਯੋ। 
ਪਕਰ ਭੂਜਾ ਤੇ ਐਚਿ _ਤਰੁਨ _ਤਰੂਨੀ ਲਿਯੋ। 
ਹੋ _ਰਾਜਸਿੰਘਾਸਨ ਪਾਵ ਬਹੁਰਿ _ਅਪਨੋ _ਦਿਯੋ। _੨੬। 
ਦੰਹਾਰਾ 
ਨਿਰਖ ਰਾਵ ਤਨ ਕਹਿ ਉਠੇ ਧੰਨ੍ਯ ਧੰਨ੍ਯ ਸਭ _ਸੂਰ। 
ਮਰੈ ਸੂਰਗ _ਬਾਸਾ ਤਿਨੈ ਜੀਵਤ _ਬਾਚਾ ਪੂਰ। ੨੭। 


ਚੱਪਾਣ 
ਸਨ ਨੀ ਗਿ ਨ ਪਿਸੀ- ਹਜ ਰਣ ਨੀ ਚੀ 
ਮਰਤ ਹੁਤੀ ਜੀਵਤ ਸੋ _ਭਈ। _ਜੀਵਤ ਹੁਤੀ ਮਿ੍‌ਤਕ ਹ੍ਹੈ ਗਈ। _੨੮। 


ਅਬ ਹਮ ਕੋ ਨ੍ਰਿਪ ਚਿਤ ਨ ਲਯੈ ਹੈ। ਵਾਹੀ ਕੇ ਹਰੈ ਕੈ ਬਸਿ ਜੈ ਹੈ। 
ਅਬ ਕਛੁ ਐਸ ਉਪਾਇ ਬਨਾਊ। ਯਾ_ਸੌ_ਪਤਿ ਕੀ ਪ੍ਰੀਤ ਮਿਟਾਊ। ੨੯। 


ਦੇਖਹੁ ਇਹ _ਰਾਵਹਿ ਕ੍ਯਾ ਕਹਿਯੈ। ਮਨ ਮੈ ਸਮੁਝਿ ਮੌਨਿ ਹ੍ਹੈ ਰਹਿਯੈ। 
ਜੋ ਲੈ ਮੂਰਤਿ ਜਾਰ ਕੀ ਜਰੀ। ਤਾ ਕੇ ਹੇਤ ਇਤੀ ਇਨ ਕਰੀ। ੩0। 


ਯਹ ਲੈ ਮੂਰਤਿ ਜਾਰ ਕੀ ਜਰੀ। ਹ੍ਹੈ ਹੈ ਅਰਧ ਜਰੀ ਹੂੰ _ਪਰੀ। 
ਕੌ ਇਹ ਰਾਵ ਨਿਹਾਰੈ। ਅਬ ਹੀ ਯਾ ਕੌ ਜਿਯਤੇ ਮਾਰੈ। ੩੧। 


੮੨. 


ਯੌ _ਜਬ ਬੈਨ ਰਾਵ ਸੁਨਿ ਪਾਯੋ। _ਹੇਰਨ ਤਵਨ _ਚਿਤਾ ਕਹ _ਆਯੋ। 
ਅਰਧ _ਜਰੀ_ਪ੍ਰਤਿਮਾ ਲਹਿ _ਲੀਨੀ। ਪ੍ਰੀਤਿ ਜੁ _ਬਢੀ ਹੁਤੀ ਤਜਿ _ਦੀਨੀ। ੩੨। 


ਤਬ ਬਾਨੀ ਨਭ ਤੇ ਇਹ ਹੋਈ। ਉਡਗ _ਪੂਭਾ ਮਹਿ ਦੋਸੁ ਨ ਕੋਈ। 
ਬਿਸੁਸਿ ਪੁਰਭਾ ਯਹਾਂ _ਚਰਿਤ _ਬਨਾਯੋ। _ਤਾ ਤੇ ਚਿਤ ਤੁਮਰੋ ਡਹਿਕਾਯੋ। ੩੩। 


ਜਿਹ ਤ੍ਰਿਯ ਤੁਮ ਤਨ ਜਰਿਯੋ ਨ ਗਯੋ। _ਤਵਨਿ ਬਾਲ ਅਸਿ ਚਰਿਤ _ਬਨਯੋ। 
ਜਿਨਿ ਨ੍ਰਿਪ ਕੀ ਯਾ ਸੋ ਰੁਚਿ ਬਾਢੈ। ਜੀਯਤ ਹਮੈ ਛੋਰਿ ਕਰਿ ਛਾਡੈ। ੩੪। 


ਤਬ ਰਾਜੇ ਐਸੇ ਸੁਨਿ ਪਾਈ। ਸਾਚੀ ਹੀ ਸਾਚੀ ਠਹਰਾਈ। 
ਉਡਗਿ ਪ੍ਰਭਾ ਤਨ ਅਤਿ ਹਿਤ ਕੀਨੋ। ਵਾ ਸੌ ਤ੍ਯਾਗਿ ਨੇਹ ਸਭ _ਦੀਨੋ। _੩੫। 
ਦੰਹਰਾ 
ਸੀ _ਉਡਗਿੰਦੂ _ਪੂਭਾ ਭਏ _ਰਾਜ _ਕਰਿਯੋ ਸੁਖ _ਮਾਨ। 
ਬਿਸੁਸਿ ਪੂਭਾ _ਸੰਗ _ਦੋਸਤੀ ਦੀਨੀ _ਤ੍ਯਾਗ _ਨਿਦਾਨ। _੩੬। ੧। 
ਤਾ ਹਾੰ ਯਾਰੈਤੂ` ਪਲ੍ਹਲਾਨੇ /ਤਲਾ ਯਾੱਰੇਤ੍ਹਂ ਨੰਦ ਝੂਪ ਸੰਭਾਦੇ ਦੀਏ ਸੌਂ ਗਾੰਰੇਤ੍ਹ ਸਨਾਤਨ 
ਗਤ ਸਭਨ _ਸ੍ਤ/ _੨67/ ੨੭੬੩੭ #ਫਲੰ/ 


ਚਰਿਤ੍ਰ ਪਾਖਿਆਨ 7੬੭ 


ਕਢ ਕੇ ਘੋੜੇ ਨੂੰ ਭਜਾਉਂਦਾ ਹੋਇਆ (ਰਾਜਾ ਉਥੇ ਆ) ਪਹੁੰਚਿਆ 
ਜਿਥੇ ਇਸਤਰੀ, ਸੜ _ਰਹੀ ਸੀ ਅਤੇ ਪਤੀ ਚਿਤਾ ਵਿਚ ਵੜ _ਗਿਆ। ਰਾਜੇ ਨੇ ਇਸਤਰੀ ਨੂੰ 
ਖਿਚ ਲਿਆ ਅਤੇ ਫਿਰ _ਰਾਜ-ਸਿੰਘਾਸਨ ਉਤੇ ਆਪਣ ਪੈਰ ਰਖੇ।੨੬। 


ਦੰਹਰਾ 

ਰਾਜੇ ਨੂੰ ਵੇਖ ਕੇ ਸਾਰੇ ਸੂਰਮੇ ਧੰਨ ਧੰਨ ਕਹਿਣ ਲਗੇ। _(ਅਜਿਹੇ ਸੂਰਮੇ) ਮਰਨ ਤੇ 
ਸਵਰਗ _ਵਿਚ ਜਾਂਦੇ ਹਨ ਅਤੇ ਜੀਉਂਦੇ ਹੋਇਆਂ ਆਪਣੇ ਬੋਲਾਂ ਨੂੰ ਪੂਰਾ _ਕਰਦੇ _ਹਨ।੨੭। 
ਚੱਪਾਣ 


ਜਦ _ਸਾਰੀਆਂ ਰਾਣੀਆਂ ਨੇ ਇਸ ਤਰ੍ਹਾਂ ਸੁਣਿਆ ਕਿ ਉਸ ਸੜਦੀ ਨੂੰ ਰਾਜੇ ਨੇ ਆਪ 
ਬਚਾਇਆ ਹੈ। (ਕਰਤਾਰ ਦੇ ਰੂਪ ਵੇਖੋ) ਜੋ ਮਰਨ ਲਗੀ ਸੀ, ਉਹ ਜੀਉਂਦੀ ਹੋ ਗਈ ਅਤੇ 
ਜੋ ਜੀਉਂਦੀ ਸੀ, ਉਹ ਮਰ _ਗਈ।੨੮। 
ਰਾਣੀ ਨੇ ਸੋਚਿਆ ਕਿ) ਹੁਣ ਰਾਜਾ ਮੈਨੂੰ ਆਪਣੇ ਚਿਤ ਵਿਚ ਨਹੀਂ _ਰਖੇਗਾ 
ਅਤੇ ਉਸੇ ਵਸ ਵਿਚ ਹੋ ਜਾਏਗਾ। ਹੁਣ ਕੋਈ ਅਜਿਹਾ ਉਪਾ ਕਰਾਂ ਜਿਸ ਨਾਲ (ਉਸ 
ਪੁਤਿ) ਪਤੀ ਦੀ ਪ੍ਰੀਤ ਖਤਮ _ਕਰ _ਸਕਾਂ।੨੯। 
ਵੇਖੋ, ਇਸ ਰਾਜੇ ਨੂੰ ਕੀ ਕਿਹਾ ਜਾਵੇ। ਮਨ ਵਿਚ ਸਮਝ ਕੇ ਚੁਪ ਹੀ ਰਿਹਾ ਜਾਵੇ। ਉਹ 
ਦੀ ਨ ਲੈ ਕੇ ਸੜੀ ਹੈ। ਉਸ ਲਈ ਇਸ (ਰਾਜੇ ਨੇ) ਇਤਨਾ ਕੁਝ ਕੀਤਾ 
ਲੈ ਕੇ ਇਹ ਚਾਹੁੰਦੀ ਸੀ, ਉਹ ਅਜੇ ਔਧੀ ਹੀ ਸੜੀ 
ਵੇਖ ਲਵੇ ਤਾਂ ਉਸ ਨੂੰ ਹੁਣੇ ਹੀ 
ਤਾਂ ਉਸ ਦੀ ਚਿਤਾ ਨੂੰ ਵੇਖਣ ਲਈ _ਆਇਆ। 
ਅਤੇ (ਉਸ ਰਾਣੀ ਪੁਤਿ) ਜੋ ਪ੍ਰੀਤ ਵਧੀ ਹੋਈ 
ਵੀਰਾ ਇਤ 


ਛਡ _ਦੇਵੇ।੩੪। 
ਤਦ ਰਾਜੇ ਨੇ ਕੇ 
ਪ੍ਰਭਾ ਨਾਲ ਬਹੁਤ ਅਧਿਕ ਹਿਤ ਕੀਤਾ 


ਦੰਹਰਾ 


ਸੋਚੀ (ਬਾਣੀ) ਨੂੰ ਸੱਚਾ ਹੀ ਮੰਨਿਆ। (ਰਾਜੇ ਨੇ) ਉਡਗ 
ਅਤੇ ਉਸ (ਦੂਜੀ) ਨਾਲ ਸਾਰਾ ਪ੍ਰੇਮ ਤਿਆਗ ਦਿੱਤਾ।੩੫। 


ਸ੍ਰੀ ਉਡਗਿੰਦੂ ਪ੍ਰਭਾ ਨਾਲ ਰਾਜੇ ਨੇ ਸੁਖ ਪੂਰਵਕ ਰਾਜ _ਕੀਤਾ। _ਬਿਸੁਸਿ _ਪੂਭਾ _ਨਾਲ 


ਚ 


ਮਿਤਰਤਾ ਆਖਿਰ ਵਿਚ _ਛਡ _ਦਿੱਤੀ।੩੬। 


/ਏਥੋਂ ਹਾੰ ਲਾਂਰਤੁੰਪ/ਖਆਨ ਦੇ ਤੁੰਆ ਗਲਾਹਤ੍ਹ ਦੇ ਨਹੀੰ ਭੂਪ ਸੰਵਾਦ ਦੇ 2੭60੬ ਲਾਹਤ੍ਹ ਦੀ ਸਆਪਤੀ 
ਨ੍ਭਾ ਡ੍ਭ _ਹੰ/ _26/ ੨੭੬੩੭ ਚਲਦਾ/ 


੭੬੮ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਰੂਮ ਸਹਿਰ ਕੇ ਸਾਹ ਕੀ ਸੁਤਾ ਜਲੀਖਾ ਨਾਮ। 
ਕਿਧੌ ਕਾਮ ਕੀ ਕਾਮਨੀ ਕਿਧੌ ਆਪ ਹੀ _ਕਾਮ। ੧। 
ਅਤਿ ਜੋਬਨ ਤਾ ਕੈ ਦਿਪੈ ਸਭ ਅੰਗਨ ਕੇ _ਸਾਥ। 
ਦਿਨ _ਆਸਿਕ _ਦਿਨਪਤਿ ਰਹੈ _ਨਿਸੁ _ਆਸਿਕ _ਨਿਸਨਾਥ। _੨। 
ਸਹਸਾਨਨ ਸੋਭਾ _ਭਨੈ _ਲਿਖਤ ਸਹਸ _ਭੁਜ _ਜਾਹਿ। 
ਤਦਿਪ _ਜਲੀਖਾ ਕੀ ਪ੍ਰਭਾ _ਬਰਨਿ ਨ ਆਵਤ _ਤਾਹਿ। ੩। 


ਚੱਪਾਣ? 
ਮਿਸਰ ਸਾਹ _ਕੋ_ਪੂਤ _ਭਣਿਜੈ। ਯੂਸਫ ਖਾਂ ਤਿਹ ਨਾਮ ਕਹਿਜੈ। 
ਜੋ ਅਬਲਾ ਤਿਹ ਨੈਕੁ ਨਿਹਾਰੈ। ਚਟ ਦੈ ਲਾਜ ਬਸਤ੍ਰ ਕੌ _ਫਾਰੈ। ੪। 


ਦੰਹਰਾ” 
ਤਾ ਕੇ ਤਨ ਮੈ ਅਤਿ ਪੂਭਾ ਆਪਿ ਕਰੀ ਕਰਤਾਰ। 
ਪੈਗੰਬਰ ਅੰਬਰ ਤਿਸੈ ਕਹਤ ਸੁ ਬੁਧਿ ਬਿਚਾਰਿ। ੫। 


ਚੱਘਣ/ 
ਤਾ ਕੇ ਭ੍ਰਾਤ ਸਕਲ ਰਿਸਿ ਧਾਰੈ। ਹਮ ਕ੍ਯੋ ਹੂੰ _ਯੂਸਫ ਕੌ ਮਾਰੈ। 
ਹਰਤਾ 


ਹਮਰੋ ਰੂਪ _ਕਰਿਯੋ ਘਟ _ਕਰਤਾ। ਯਾ ਕੋ ਰੂਪ ਦੁਖਨ ਕੋ । ੬। 


ਤਾ ਕੋ ਲੈ ਅਖੇਟ ਕਹਿ ਗਏ। ਬਹੁ ਬਿਧਿ ਮਗਨ ਸੰਘਾਰਤ ਭਏ। 
ਅਧਿਕ _ਪ੍ਯਾਸ ਜਬ _ਤਾਹਿ ਸਤਾਯੋ। _ਏਕ ਕੂਪ ਭ੍ਰਾਤਾਨ ਤਕਾਯੋ। _੭। 


ਤਹ ਹਮ ਜਾਇ ਪਾਨਿ ਸਭ ਪੀਯੈ। ਸੋਕ ਨਿਵਾਰਿ ਸੁਖੀ ਹੈ ਜੀਯੈ। 
ਯੂਸਫ ਬਾਤ ਨ _ਪਾਵਤ _ਭਯੋ। ਜਹ ਵਹ ਕੂਪ ਹੁਤੋ ਤਹ ਗਯੋ। ੮। 


ਚਲਿ ਬਨ ਮੈ ਜਬ ਕੂਪ ਨਿਹਾਰਿਯੋ। ਗਹਿ ਭਇਯਨ ਤਾ ਮੈ ਤਿਹ ਡਾਰਿਯੋ। 


ਘਰ ਯੌ _ਆਨਿ_ਸੰਦੇਸੋ ਦਯੋ। ਯੂਸਫ ਆਜੁ ਸਿੰਘ ਭਖਿ ਲਯੋ। ੯। 


ਖੋਜਿ ਸਕਲ ਯੂਸਫ ਕੋ_ਹਾਰੇ। ਅਸੁਖ ਭਏ ਸੁਖ ਸਭੈ ਬਿਸਾਰੇ। 
ਤਹਾ ਏਕ ਸੌਦਾਗਰ ਆਯੋ। ਕੂਪ ਬਿਖੈ ਤੇ ਤਾ ਕਹ _ਪਾਯੋ। _੧0। 


ਤਾ ਕਹ ਸੰਗ ਅਪੁਨੇ ਕਰਿ ਲਯੋ। _ਬੇਚਨ ਸਾਹ ਰੂਮ ਕੇ _ਗਯੋ। 


ਅਧਿਕ ਮੋਲ ਕੋਊ ਨਹਿ ਲੇਵੈ। ਗ੍ਰਿਹ ਕੋ _ਕਾਢਿ ਸਕਲ ਧਨੁ _ਦੇਵੈ। ੧੧। 


ਚਰਿਤ੍ਰ ਪਾਖਿਆਨ ੭੬੯ 


ਦੰਹਰਾ 


ਰੂਮ ਸ਼ਹਿਰ ਦੇ ਬਾਦਸ਼ਾਹ ਦੀ ਜ਼ੁਲੈਖਾਂ ਨਾਂ ਦੀ ਪੁੱਤਰੀ ਸੀ। ਜਾਂ ਤਾਂ ਉਹ ਕਾਮ ਦੇਵ ਦੀ 
ਪਤਨੀ (ਰਤੀ) ਸੀ ਜਾਂ ਖੁਦ ਹੀ ਕਾਮ ਦੇਵ ਸੀ।੧। ਉਸ ਦਾ ਅਤਿ ਅਧਿਕ ਜੋਬਨ ਸਾਰਿਆਂ 
ਅੰਗਾਂ ਉਤੇ _ਲਿਸ਼ਕਦਾ ਸੀ। ਦਿਨ ਨੂੰ ਸੂਰਜ ਉਸ ਦਾ ਪ੍ਰੇਮੀ ਹੁੰਦਾ ਸੀ ਅਤੇ ਰਾਤ ਨੂੰ _ਚੰਦੂਮਾ 
ਉਸ ਦਾ ਆਸ਼ਿਕ ਹੁੰਦਾ ਸੀ।੨। (ਜੇ) ਸ਼ੇਸ਼ਨਾਗ ('ਸਹਸਾਨਨ”) ਉਸ _ਦੀ ਸ਼ੋਭਾ ਦਾ ਬਖਾਨ 
ਕਰੇ ਅਤੇ _ਸਹਸੂਬਾਹੁ ਲਿਖੇ। ਤਾਂ ਵੀ ਜ਼ੁਲੈਖਾਂ ਦੀ ਸੁੰਦਰਤਾ ਦਾ ਵਰਣਨ ਉਨ੍ਹਾਂ ਤੋਂ ਨਹੀਂ ਹੋ 
ਸਕਦਾ।੩। 


ਚੱਘਣ/ 

ਮਿਸਰ ਦੇਸ਼ ਦੇ ਬਾਦਸ਼ਾਹ ਦਾ ਇਕ ਪੁੱਤਰ ਦਸਿਆ ਜਾਂਦਾ _ਸੀ। ਉਸ ਦਾ ਨਾਮ ਯੂਸਫ਼ 
ਖਾਨ _ਕਹੀਦਾ ਸੀ। ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੇਖ ਲੈਂਦੀ, ਉਹ _ਝਟਪਟ ਲਾਜ 
ਰੂਪੀ _ਬਸਤ੍ਹਾਂ ਨੂੰ ਫਾੜ _ਦਿੰਦੀ।੪। 
ਦੰਹਾਰਾ 


ਉਸ ਦੇ ਸ਼ਰੀਰ ਦੀ ਅਤਿ ਸੁੰਦਰਤਾ ਪ੍ਰਭੂ _ਨੇ ਆਪ ਸਿਰਜੀ _ਸੀ। ਵਿਚਾਰਵਾਨ ਅਤੇ 
ਬੁੱਧੀਮਾਨ ਉਸ ਨੂੰ ਪੈਗੰਬਰ ਦੇ ਬਸਤ੍ਰ (ਸ਼ਰੀਰ) ਧਾਰਨ ਕਰਨ _ਵਾਲਾ ਕਹਿੰਦੇ ਸਨ। (ਭਾਵ 
ਉਸ ਨੂੰ ਪੈਗ਼ੰਬਰ ਮੰਨਦੇ ਸਨ)।੫। 
ਜੱਪਣਾ 

ਉਸ ਦੇ ਸਾਰੇ ਭਰਾ (ਉਸ ਨਾਲ) ਵੈਰ ਭਾਵ ਰਖਦੇ ਸਨ 
ਯੂਸਫ਼ ਨੂੰ ਅਸੀਂ ਕਿਸੇ ਤਰ੍ਹਾਂ ਮਾਰ ਦੇਈਏ। (ਇਹ ਵੀ ਸੋਚਦੇ ਸਨ ਕਿ) ਪਰਮਾਤਮਾ ਨੇ ਸਾਡਾ 
ਰੂਪ (ਉਸ ਨਾਲੋਂ) ਘਟ (ਸੋਹਣਾ) ਬਣਾਇਆ ਹੈ। ਇਸ ਦਾ ਰੂਪ 
ਵਾਲਾ _ਹੈ।੬। 
ਚੱਪਣਾ 

(ਫਿਰ ਉਹ) ਉਸ 
(ਅਥਵਾ ਜੰਗਲੀ _ਪਸ਼ੂਆਂ) 
ਸਤਾਇਆ, ਤਾਂ (ਉਸ ਨੂੰ) ਭਰਾਵਾਂ ਨੇ ਇਕ ਖੂਹ _ਵਿਖਾਇਆ।੭। 

(ਉਨ੍ਹਾਂ ਨੇ ਕਿਹਾ--) ਅਸੀਂ ਸਾਰੇ ਉਥੇ ਜਾ ਕੇ ਪਾਣੀ ਪੀਂਦੇ ਹਾਂ ਅਤੇ (ਪਿਆਸ ਤੋਂ ਪੈਦਾ 
ਹੋਏ) ਦੁਖ ਨੂੰ ਦੂਰ ਕਰ ਕੇ ਸੁਖੀ ਹੁੰਦੇ ਹਾਂ। ਯੂਸਫ਼ (ਉਨ੍ਹਾਂ ਦੀ) ਗੱਲ ਸਮਝ ਨ ਸਕਿਆ ਅਤੇ 
ਜਿਥੇ ਉਹ ਖੂਹ _ਸੀ, ਉਥੇ _ਗਿਆ।੮। 

ਬਨ ਵਿਚ ਚਲ ਕੇ ਜਦ ਖੂਹ ਵੇਖਿਆ ਤਾਂ ਭਰਾਵਾਂ ਨੇ ਪਕੜ ਕੇ ਉਸ ਨੂੰ ਖੂਹ ਵਿਚ 
ਸੁਟ ਦਿੱਤਾ। ਘਰ ਆ ਕੇ ਇਹ ਸੁਨੇਹਾ ਦਿੱਤਾ ਕਿ ਯੂਸਫ਼ ਨੂੰ ਅਜ ਸ਼ੇਰ ਨੇ ਖਾ ਲਿਆ ਹੈ।੯। 


ਸਾਰੇ ਯੂਸਫ਼ ਨੂੰ ਖੋਜ ਖੋਜ ਕੇ ਥਕ ਗਏ ਅਤੇ ਦੁਖੀ ਹੋ ਗਏ, (ਉਨ੍ਹਾਂ ਦਾ) ਸੁਖ ਖ਼ਤਮ 
ਹੋ ਗਿਆ। ਉਥੇ ਇਕ ਸੌਦਾਗਰ ਆਇਆ ਅਤੇ ਉਸ ਨੇ ਯੂਸਫ਼ ਨੂੰ ਖੂਹ _ਵਿਚ _ਵੇਖਿਆ।੧0। 


ਉਸ ਨੂੰ (ਖੂਹ ਵਿਚੋਂ ਕਢ ਕੇ) ਆਪਣੇ ਨਾਲ ਲੈ ਲਿਆ ਅਤੇ ਰੂਮ ਦੇਸ਼ ਦੇ ਬਾਦਸ਼ਾਹ 


ਲੈ ਕੇ ਸ਼ਿਕਾਰ ਖੇਡਣ ਗਏ ਅਤੇ ਬਹੁਤ _ਤੜ੍ਹਾਂ ਨਾਲ _ਹਿਰਨਾਂ 
ਮਾਰਦੇ _ਰਹੇ। ਜਦ ਉਸ (ਯੂਸਫ਼) ਨੂੰ ਪਿਆਸ ਨੇ ਬਹੁਤ 


ਪਾਸ _ਵੇਚਣ _ਗਿਆ। _(ਉਹ _ਸੋਦਗਾਰ ਯੂਸਫ਼ ਦਾ) ਬਹੁਤ ਜ਼ਿਆਦਾ ਮੁਲ (ਕਰਦਾ ਸੀ ਜਿਸ 
ਕਰ ਕੇ) ਕੋਈ ਲੈਂਦਾ ਨਹੀਂ ਸੀ। (ਭਾਵੇਂ) ਕੋਈ ਘਰ ਦਾ ਸਾਰਾ ਧਨ ਕਢ ਕੇ ਕਿਉਂ ਨ ਦੇ 
ਦੇਵੇ।੧੧। 


2੭0 


ਸੀ _ਦਸਮ-ਗ੍ਰੰਥ ਸਾਹਿਬ 
ਦੰਹਰਾ 
ਜਬੈ _ਜਲੀਖਾ _ਯੂਸਫਹਿ ਰੂਪ _ਬਿਲੋਕ੍ਯੋ _ਜਾਇ। 
ਬਸੁ ਅਸੁ ਦੈ ਤਾ ਕੋ ਤੁਰਤ ਲਿਯੋ ਸੁ ਮੋਲ ਬਨਾਇ। ੧੨। 
ਚੱਪਣਾ 
ਮੁਖ ਮਾਗ੍ਯੋ_ਤਾ ਕੋ ਧਨੁ _ਦਿਯੋ। ਯੂਸਫ ਮੋਲ ਅਮੋਲਕ _ਲਿਯੋ। 
ਭਾਤਿ _ਭਾਤਿ ਸੇਤੀ ਤਿਹ ਪਾਰਿਯੋ। _ਬਡੋਂ _ਭਯੋ ਇਹ _ਭਾਤਿ ਉਚਾਰਿਯੋ। _੧੩। 


ਚਿਤ੍ਰਸਾਲ ਤਾ ਕੌ ਲੈ ਗਈ। ਨਾਨਾ ਚਿਤ੍ਰ _ਦਿਖਾਵਤ _ਭਈ। 
ਅਧਿਕ _ਯੂਸਫਹਿ ਜਬੈ _ਰਿਝਾਯੋ। ਤਬ ਤਾ ਸੋ ਯੌ ਬਚਨ ਸੁਨਾਯੋ। _੧੪। 


ਹਮ ਤੁਮ ਆਜੁ ਕਰੈ ਰਤਿ ਦੋਊ। ਹੈ ਨ ਇਹਾ ਠਾਢੋ ਜਨ ਕੋਊ। 
ਕਵਨ ਲਖੇ ਕਾ ਸੋ ਕੋਊ ਕਹਿ ਹੈ। ਹ੍ਯਾ ਕੋ ਆਨਿ ਰਮਤ ਹਮ ਗਹਿ ਹੈ। ੧੫। 


ਦੰਹਰਾ 
ਮੈ _ਤਰੁਨੀ ਤੁਮ ਹ? ਤਰੁਨ ਦੁਹੂੰਅਨ ਰੂਪ ਅਪਾਰ। 
ਸੰਕ _ਤ੍ਯਾਗਿ _ਰਤਿ _ਕੀਜਿਯੈ ਕਤ _ਜਕਿ ਰਹੇ ਕੁਮਾਰ। _੧੬। 


ਚੱਪਲਾਂ 


ਤੈ ਜੁ ਕਹਤ ਨਹਿ ਕੋਊ ਨਿਹਾਰੈ। ਆਂਧਰ ਜ੍ਯੋ ਤੈ ਬਚਨ ਉਚਾਰੈ। 
ਸਾਖੀ ਸਾਤ ਸੰਗ ਕੇ ਲਹਿ ਹੈ। ਅਬ ਹੀ ਜਾਇ ਧਰਮ ਤਨ ਕਹਿ ਹੈ। ੧੭। 


੭%/#ਤਲ 


ਧਰਮਰਾਇ ਕੀ ਸਭਾ ਜਬੈ ਦੋਊ ਜਾਇ ਹੈ। 
ਕਹਾ ਬਦਨ ਲੈ ਤਾਸੈ ਉਤ _ਦਿਯਾਇ ਹੈ। 
ਇਨ ਬਾਤਨ ਕੌ ਤੈ ਤ੍ਰਿਯ ਕਹਾ ਬਿਚਾਰਈ। 


< 


ਹੋ ਮਹਾ ਨਰਕ ਕੇ ਬੀਚ ਨ ਮੋ ਕੌ ਡਾਰਈ। ੧੮। 


ਸਾਲਗ੍ਰਾਮ _ਪਰਮੇਸੁ ਇਹੀ ਗਤਿ ਤੇ _ਭਏ। 
ਦਸ ਰਾਵਨ ਕੇ ਸੀਸ ਇਹੀ ਬਾਤਨ ਗਏ। 
ਸਹਸ _ਭਗਨ _ਬਾਸਵ _ਯਾਹੀ ਤੇ _ਪਾਇਲਯੋ। 
ਹੋ ਇਨ ਬਾਤਨ ਤੇ ਮਦਨ _ਅਨੰਗ _ਕਹਾਇਯੋ। _੧੯। 


ਇਨ ਬਾਤਨ ਤੇ ਚੰਦੂ _ਕਲੰਕਤਿ ਤਨ _ਭਏ। 
ਸੁੰਭ ਅਸੁੰਭ ਅਸੁਰਿੰਦੁ ਸਦਨ ਜਮ ਕੇ _ਗਏ। 
ਇਹੀ ਕਾਜ ਕੀਚਕ ਕ੍ਰੀਚਕਨ _ਖਪਾਯੋ। 

ਹੋਂ _ਧਰਮਰਾਟ ਦਾਸੀ ਸੁਤ _ਬਿਦੁਰ _ਕਹਾਇਯੋ। _੨0। 


ਚਰਿਤ੍ਰ ਪਾਖਿਆਨ ੭੭੧ 


ਦੰਹਰਾ 

ਜਦ ਜ਼ੁਲੈਖਾਂ ਨੇ ਜਾ ਕੇ ਯੂਸਫ਼ ਦਾ ਰੂਪ ਵੇਖਿਆ ਅਤੇ ਕਿਸੇ ਨ ਕਿਸੇ ਤਰ੍ਹਾਂ ਮੁੱਲ ਤਹਿ 
ਕਰ ਕੇ ਤੁਰਤ ਲੈ _ਲਿਆ।੧੨। 
ਚੱਪਲਾਂ 

ਮੂੰਹ ਮੰਗਿਆ ਧਨ ਉਸ _(ਸੋਦਾਗਰ) ਨੂੰ ਦਿੱਤਾ ਅਤੇ _ਅਮੋਲਕ ਯੂਸਫ਼ ਨੂੰ ਮੁਲ ਲੈ 
ਲਿਆ। ਉਸ ਨੂੰ ਕਈ ਤਰ੍ਹਾਂ ਨਾਲ _(ਨਿਘ ਸਹਿਤ) ਪਾਲਿਆ। ਜਦੋਂ ਉਹ ਵੱਡਾ ਹੋਇਆ ਤਾਂ 
ਇਸ ਤਰ੍ਹਾਂ _ਕਿਹਾ--।੧੩। 

ਉਸ ਨੂੰ ਚਿਤ੍ਰਸ਼ਾਲਾ ਵਿਚ ਲੈ ਗਈ ਅਤੇ ਕਈ ਤਰ੍ਹਾਂ ਦੇ ਚਿਤੁ _ਵਿਖਾਣ _ਲਗੀ। ਜਦ 
(ਉਸ ਨੇ) ਯੂਸਫ਼ ਨੂੰ ਖ਼ੂਬ _ਰਿਝਾ ਲਿਆ ਤਦ ਉਸ ਨਾਲ (ਇੰਜ) ਬੋਲ ਸਾਂਝੇ _ਕੀਤੇ।੧੪। 

(ਕਹਿਣ ਲਗੀ--) ਅਜ ਮੈਂ ਤੇ ਤੂੰ ਦੋਵੇਂ ਸਹਿਵਾਸ ਕਰੀਏ। ਇਥੇ ਕੋਈ ਵੀ ਬੰਦਾ 
ਖੜੋਤਾ ਹੋਇਆ ਨਹੀਂ ਹੈ। _ਕੌਣ _ਵੇਖੇਗਾ ਅਤੇ _ਕਿਸ ਨੂੰ _ਕਹੇਗਾ। ਸਾਨੂੰ _ਰਮਣ ਕਰਦਿਆਂ 
ਇਥੇ _ਕੌਣ ਆ ਕੇ ਪਕੜੇਗਾ।੧੫। 
ਦੰਹਰਾ 

ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ ਅਤੇ ਦੋਹਾਂ ਦਾ ਅਪਾਰ ਰੂਪ ਹੈ। ਹੇ ਕੁਮਾਰ! ਸੰਕੋਚ 
ਨੂੰ ਛਡ ਕੇ ਰਤੀ-ਕ੍ਰੀੜਾ ਕਰ, ਕਿਉਂ ਝਿਝਕ _ਰਿਹਾ _ਹੈਂ।੧੬। 


(ਯੂਸਫ਼ ਨੇ ਉੱਤਰ ਦਿੱਤਾ--) ਤੂੰ ਜੋ ਕਹਿੰਦੀ ਹੈਂ ਕਿ (ਸਾਨੂੰ) ਕੋਈ ਨਹੀਂ ਵੇਖ ਰਿਹਾ, 
ਇਹ ਤਾਂ ਤੂੰ ਅੰਨ੍ਹਿਆਂ ਵਰਗੀ ਗੱਲ ਕੀਤੀ ਹੈ। _(ਅਸੀਂ ਜੋ) ਸੌਤ ਸਾਖੀ (ਜਲ, _ਅਗਨੀ, 
ਵਾਯੂ, ਆਕਾਸ਼, ਧਰਤੀ, ਸੂਰਜ ਅਤੇ ਚੰਦ੍ਰਮਾ) ਨਾਲ ਲਏ ਹੋਏ ਹਨ। ਇਹ ਹੁਣੇ ਧਰਮਰਾਜ ਨੂੰ 
ਜਾ ਕਹਿਣਗੇ ।੧੭। 


੭/#=ਲ 


ਜਦੋਂ (ਅਸੀਂ) ਦੋਵੇਂ ਧਰਮਰਾਜ _ਦੀ _ਸਭਾ _ਵਿਚ ਜਾਵਾਂਗੇ ਤਾਂ ਕਿਹੜਾ ਮੂੰਹ ਲੈ ਕੇ 
ਉਸ ਨੂੰ ਉੱਤਰ _ਦਿਆਂਗੇ। ਇਨ੍ਹਾਂ _ਗੱਲਾਂ ਨੂੰ-- ਹੇ ਇਸਤ੍ਰੀ! ਤੂੰ ਕੀ ਵਿਚਾਰ ਕਰ ਰਹੀ ਹੈਂ'। 
ਮੈਨੂੰ ਮਹਾ _ਨਰਕ _ਵਿਚ _ਨ _ਸੁਟ।੧੮। 


ਇਸੇ ਚਾਲ _('ਗਤਿ') ਕਰ ਕੇ ਪਰਮੇਸੂਰ _ਸਾਲਗ੍ਰਾਮ _ਬਣੇ। ਇਨ੍ਹਾਂ ਗੱਲਾਂ _ਕਰ _ਕੇ 
ਰਾਵਣ ਦੇ ਦਸ ਸਿਰ ਗਏ। ਇਸੇ ਕਰ ਕੇ ਇੰਦਰ ਨੇ (ਆਪਣੇ ਸ਼ਰੀਰ _ਉਤੇ) ਹਜ਼ਾਰ 
ਭਗ-ਚਿੰਨ੍ਹ ਪ੍ਰਾਪਤ _ਕੀਤੇ। _ਇਨ੍ਹਾਂ ਗੱਲਾਂ _ਕਰ _ਕੇ ਹੀ ਕਾਮ _ਦੇਵ _ਅਨੰਗ _(ਅੰਗ _ਹੀਨ) 
ਅਖਵਾਇਆ।੧੯। 


ਇਨ੍ਹਾਂ ਗੱਲਾਂ ਕਰ ਕੇ ਹੀ ਚੰਦੂਮਾ ਦਾ ਸ਼ਰੀਰ _ਕਲੌਕਿਤ ਹੋਇਆ। ਇਸੇ ਕਰ ਕੇ 
ਦੈਂਤ ਰਾਜੇ ਸ਼ੁੰਭ _ਅਤੇ ਅਸ਼ੁੰਭ _ਜਮ _ਦੇ _ਘਰ _ਗਏ। ਇਸ ਕੰਮ ਕਰ ਕੇ (ਇਕ) ਕ੍ਰੀਚਕ 
ਨੇ (ਸਾਰਿਆਂ) ਕ੍ਰੀਚਕਾਂ ਨੂੰ ਨਸ਼ਟ _ਕਰਵਾ _ਦਿੱਤਾ। ਧਰਮਰਾਜ _ਵੀ ਦਾਸੀ ਦਾ ਪੁੱਤਰ _ਬਿਦੁਰ 
ਅਖਵਾਇਆ।੨0। 


2੭੨ 


ਯੌ ਕਹਿ ਕੈ ਭਜਿ ਚਲ੍ਯੋ ਬਾਲ ਠਾਢੀ _ਲਹਿਯੋ। 
ਹੋ ਗਹਿ ਕੈ ਕਰਿ ਸੋ ਐਚ ਤਾਹਿ ਦਾਮਨ ਗਹਿਯੋ। ੨੧। 


ਦੰਹਰਾ 
ਕਰ ਦਾਮਨ _ਪਕਰਿਯੋ_ਰਹਿਯੋ ਗਯੋ ਸੁ _ਯੂਸਫ _ਭਾਜਿ। 
ਕਾਮ ਕੇਲ ਤਾ ਸੋ ਨ ਭਯੋ ਰਹੀ ਚੰਚਲਾ ਲਾਜਿ। ੨੨। 


੭/ਤਲ 


ਅਵਰ ਕਥਾ ਜੋ ਭਈ ਕਹਾ ਲੌ ਭਾਖਿਯੈ। 
ਬਾਤ ਬਢਨ ਕੀ ਕਰਿ ਚਿਤ ਹੀ ਮੈ ਰਾਖਿਯੈ। 
ਤਰੂਨ ਭਯੋ _ਯੂਸਫ ਅਬਲਾ _ਬ੍ਰਿਧਿਤ _ਭਈ। 
ਕੋ ਚਿਤ ਤੇ ਰੀਤਿ ਪ੍ਰੀਤਿ ਕੀ ਨਹਿ ਗਈ। ੨੩। 


ਮਾਰਿ _ਮ੍ਿਗਨ ਯੂਸਫ ਤਹ ਇਕ _ਦਿਨ ਆਇਯੋ। 
ਪੂਛਨ ਕੇ ਮਿਸੁ ਤਾ ਕੋ ਹਾਥ ਲਗਾਇਯੋ। 

ਬਾਜ ਤਾਜ _ਜੁਤ ਬਸਤ੍ਰ _ਬਿਰਹ ਬਾਲਾ _ਜਰਿਯੋ। 

ਹੋ ਸੋ ਅੰਤਰ ਬਸਿ ਰਹਿਯੋ ਜੁ ਯਾ ਤੇ ਉਬਰਿਯੋ। ੨੪। 
ਹੇਰਿ ਬਾਲ ਕੋ ਰੂਪ ਚਕ੍ਹਿਤ ਯੂਸਫ ਭਯੋ। 

ਜੋ ਤਿਹ ਮਨੋਰਥ ਹੁਤੋਂ ਵਹੇ ਤਾ ਕੋ _ਦਯੋ। 

ਬਸਤੁ _ਬਾਜ ਕੋ _ਜਾਰਿ ਜਲੀਖਾ ਤਿਹ _ਛਰਿਯੋ। 

ਹੋ ਮਿਤਰ ਪੁਤ੍ਹ ਜ੍ਯੋ ਪਾਇ ਤਬੈ ਤਾ ਕੋ ਬਰਿਯੋ। ੨੫। 


ਦੰਹਰਾ 


ਜਿਹ ਪਾਛੇ ਬਾਲਾ ਪਰੈ ਬਚਨ ਨ ਤਾ ਕੋ ਕੋਇ। 


ਸਭ ਛਲ ਸੋ ਤਾ ਕੋ ਛਲੈ ਸਿਵ ਸੁਰਪਤਿ ਕੋਊ ਹੋਇ। ੨੬। ੧। 
/ਏੱਤਾ ਸੀ ਲਾਰਤ੍ਹਾ ੫ਖ੍ਹਯਾਨੇ /ਤੇਯਾ ਲੰਹੇੜ੍ਹੇ ਮੰਨੀ ਭੂ ਅੰਭਾਦੇ ਦੋਏ ਨ /ਏਕਾ ਗਹੇ ਜ਼ਮਪਤਨ 


ਗਤ ਨਭਨ ਸਤ? _265/ ੨੭੮੯/ %ਫਲੀ/ 
ਦੰਹਰਾ 


ਉਗੂ ਸਿੰਘ ਰਾਜਾ ਬਡੋ _ਕਾਸਿਕਾਰ ਕੋ ਨਾਥ 


ਅਮਿਤ ਦਰਬੁ ਤਾ ਕੋ _ਸਦਨ ਅਧਿਕ ਚੜਤ ਦਲ _ਸਾਥ। _੧। 


ਚਪਲ ਕਲਾ ਤਾ ਕੀ ਸੁਤਾ ਸਭ ਸੁੰਦਰ ਤਿਹ ਅੰਗ। 
ਕੈ ਅਨੰਗ ਕੀ ਆਤਮਜਾ ਕੈ ਆਪੈ ਆਨੰਗ। ੨। 
ਸੁੰਦਰ ਐਠੀ ਸਿੰਘ ਲਖਿ ਤਬ ਹੀ ਲਯੋ _ਬੁਲਾਇ। 
ਕਾਮ ਕੇਲ ਚਿਰ ਲੌ _ਕਿਯੋ ਹ੍ਹਿਦੈ ਹਰਖ ਉਪਜਾਇ। _੩। 


ਚਰਿਤ੍ਰ ਪਾਖਿਆਨ ੭੭੩ 


ਹੇ ਸੁੰਦਰੀ! ਸੁਣ, ਮੇਰੇ ਕੋਲੋਂ ਤੇਰੇ ਨਾਲ ਭੋਗ ਨਹੀਂ ਹੋਏਗਾ, ਭਾਵੇਂ ਸ਼ਿਵ, ਸਨਕ 
ਆਦਿ ਅਨੇਕਾਂ ਹੀ ਸਾਰੇ _ਮਿਲ ਕੇ (ਕਿਉਂ ਨ) ਕਹਿਣ। ਇਸ ਤਰ੍ਹਾਂ ਕਹਿ ਕੇ (ਉਹ) 
ਭਜਣ _ਲਗਿਆ। ਇਸਤਰੀ _ਨੇ _ਖੜੋਤੇ ਹੋਇਆਂ _ਵੇਖਿਆ ਅਤੇ _ਉਸ _ਦੇ ਦਾਮਨ ਨੂੰ ਹੱਥ 
ਨਾਲ _ ਪਕੜ ਕੇ ਖਿਚ _ਲਿਆ।੨੧। 
ਦੰਹਰਾ 

(ਜ਼ੁਲੈਖਾਂ ਦੇ) ਹੱਥ _ਵਿਚ (ਉਸ ਦਾ) ਦਾਮਨ _ਪਕੜਿਆ _ਰਹਿ ਗਿਆ ਅਤੇ ਯੂਸਫ਼ 
ਭਜ _ਗਿਆ। ਉਸ ਨਾਲ _ਕਾਮ-ਕ੍ਰੀੜਾ ਨ ਹੋਂ ਸਕੀ ਅਤੇ ਇਸਤਰੀ ਸ਼ਰਮਿੰਦੀ ਹੋ ਕੇ ਰਹਿ 
ਗਈ।੨੨। 
੭%#ਤੜਲ 


< %< 


ਹੋਰ ਜੋ ਕਥਾ ਹੋਈ, (ਉਸ ਨੂੰ) ਕਿਥੋਂ ਤਕ ਸੁਣਾਵਾਂ। _ਗੌਲ ਦੇ _ਵਧਣ ਤੋਂ ਬਚਣ 
ਲਈ (ਬਾਕੀ) ਚਿਤ ਵਿਚ ਹੀ _ਰਖਣੀ ਚਾਹੀਦੀ ਹੈ। ਯੂਸਫ਼ ਜਵਾਨ ਹੋ ਗਿਆ ਅਤੇ 
ਇਸਤਰੀ (ਜ਼ੁਲੈਖਾਂ) ਬਿਰਧ ਹੋ _ਗਈ, ਪਰ _ਉਸ ਦੇ ਚਿਤ ਵਿਚੋਂ ਪ੍ਰੀਤ ਦੀ ਰੁਚੀ ਖਤਮ ਨ 
ਹੋਈ।੨੩। 


ਇਕ ਦਿਨ ਯੂਸਫ਼ ਹਿਰਨ ਦਾ ਸ਼ਿਕਾਰ ਕਰ ਕੇ ਉਥੇ ਆਇਆ। _(ਜ਼ੁਲੈਖਾਂ ਨੇ) ਪੁਛਣ 
ਦੇ ਬਹਾਨੇ ਉਸ ਦੇ (ਘੋੜੇ) ਨੂੰ ਹੱਥ ਲਗਾਇਆ। (ਉਸ) ਇਸਤਰੀ ਦੇ ਬਿਰਹੋਂ (ਦੀ ਔਗ 


ਨਾਲ) ਕਪੜਿਆਂ _ਸਮੇਤ ਘੋੜਾ ਅਤੇ _ਤਾਜ ਸੜ _ਗਿਆ। ਉਹ (ਯੂਸਫ਼ ਉਸ ਦੇ) ਹਿਰਦੇ 
ਵਿਚ ਵਸ ਰਿਹਾ ਸੀ, ਇਸ ਲਈ ਬਚ _ਗਿਆ।੨੪। 


ਇਸਤਰੀ ਦਾ ਰੂਪ ਵੇਖ ਕੇ ਯੂਸਫ਼ ਹੈਰਾਨ ਹੋ _ਗਿਆ। ਉਸ ਦਾ ਜੋ ਮਨੋਰਥ ਸੀ, ਉਹ 
ਉਸ ਨੂੰ ਦੇ ਦਿੱਤਾ। ਉਸ ਦੇ ਬਸਤੁ ਅਤੇ ਘੋੜਾ ਸਾੜ ਕੇ ਜ਼ੁਲੈਖਾਂ ਨੇ ਉਸ ਨੂੰ ਛਲ ਲਿਆ। 
ਪੁੰਤਰ ਵਰਗੇ _ਮਿਤਰ ਨੂੰ ਪ੍ਰਾਪਤ _ਕਰ _ਕੇ _ਉਸ ਨਾਲ ਵਿਆਹ ਕਰ _ਲਿਆ।੨੫। 
ਦੰਹਰਾ 

ਜਿਸ ਦੇ ਪਿਛੇ ਇਸਤਰੀ ਪੈ ਜਾਏ, ਉਸ ਦਾ ਬਚਣਾ ਸੰਭਵ ਨਹੀਂ। ਉਸ ਸਭ ਤਰ੍ਹਾਂ 
ਦੇ ਛਲਾਂ ਨਾਲ ਛਲ ਲੈਂਦੀ ਹੈ, ਭਾਵੇਂ ਸ਼ਿਵ ਜਾਂ ਇੰਦਰ ਹੀ ਕੋਈ ਕਿਉਂ ਨ ਹੋਵੇ।੨੬। 

/ਟਥੋਂ ੂੰ ਗਰੇਤੂੰਪ/ੰਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ੨65ਵੇ' ਗਰੇੜ੍ਹ ਦੀ ਸਆਘਤਨੀ 

ਅਠ ਲਭ ਹੀ _265/ ੨੭੮੯੭ ਚਲਦਾ? 


0੨੧੨ 


1 


ਦੰਹਰਾ 

ਕਾਸਿਕਾਰ ਦਾ ਸੁਆਮੀ ਉਗੂ ਸਿੰਘ ਵੱਡਾ ਰਾਜਾ ਸੀ। ਉਸ ਦੇ ਘਰ ਬੇਸ਼ੁਮਾਰ ਧਨ ਸੀ 
ਅਤੇ _ਬਹੁਤ ਸੈਨਾ-ਦਲ ਨਾਲ ਚੜ੍ਹਦਾ _ਸੀ।੧। ਉਸ ਦੀ ਪੁੱਤਰੀ ਚਪਲ _ਕਲਾ ਸੀ ਜਿਸ ਦੇ 
ਸਾਰੇ ਅੰਗ ਬਹੁਤ ਸੁੰਦਰ ਸਨ। ਜਾਂ ਤਾਂ ਉਹ ਕਾਮ ਦੇਵ ਦੀ ਪੁੰਤਰੀ ਸੀ ਜਾਂ ਖ਼ੁਦ ਕਾਮ ਦੇਵ 


ਹੈ 


ਸੀ।੨। ਸੁੰਦਰ ਐੱਠੀ ਸਿੰਘ ਨੂੰ ਵੇਖ ਕੇ ਉਸ ਨੂੰ (ਮਹੱਲ ਵਿਚ) ਬੁਲਾ ਲਿਆ ਅਤੇ 
ਵਿਚ ਆਨੰਦ ਵਧਾ ਕੇ ਉਸ ਨਾਲ ਚਿਰ ਤਕ _ਕਾਮ-ਕ੍ਰੀੜਾ _ਕੀਤੀ।੩। 


2੭੪ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ? 
ਨਿਤ ਪਤਿ ਤਾ ਸੋ ਕੇਲ ਕਮਾਵੈ। ਫੈਲਿਹਿ ਛੈਲ ਨ ਛੋਰਿਯੋ ਭਾਵੈ। 
ਏਕੈ ਸਦਨ ਮਾਝ _ਤਿਹ ਰਾਖ੍ਯੋ। ਕਾਹੂ ਸਾਥ ਭੇਦ ਨਹਿ ਭਾਖ੍ਯੋ। _੪। 


ਕੇਤਿਕ _ਦਿਨਨ ਬ੍ਯਾਹਿ ਤਿਹ _ਭਯੋ। _ਤਾ ਕੋ ਨਾਥ _ਲੈਨ ਤਿਹ ਆਯੋ। 
ਕਾਮ ਕੇਲ ਤਾ ਸੋ ਉਪਜਾਯੋ। ਸੋਇ ਰਹਿਯੋ ਅਤਿ ਹੀ ਸੁਖ ਪਾਯੋ। _੫। 


ਤ੍ਰਿਯ ਕੌ ਤ੍ਰਿਪਤਿ ਨ ਤਾ ਤੇ ਭਈ। ਛੋਰਿ ਸੰਦੂਕ ਜਾਰ ਪੈ ਗਈ। 
ਅਧਿਕ ਮਿਤ੍ਰ ਤਬ _ਤਾਹਿ _ਰਿਝਾਯੋ। _ਕਾਮ ਕੇਲ ਚਿਰ ਲਗੇ _ਕਮਾਯੋ। ੬। 


ਦੰਹਰ” 
ਕਹਾ ਭਯੋ ਬਲਵੰਤ ਭਯੋ ਭੋਗ ਨ ਚਿਰ ਲੌ _ਕੀਨ। 
ਆਪ ਨ ਕਛੁ ਸੁਖ ਪਾਇਯੋ ਕਛੁ ਨ ਤਰੁਨਿ ਸੁਖ ਦੀਨ। ੭। 
ਚੱਪਾਣ? 
ਸੋ _ਤਰੁਨੀ ਕੋ ਪੁਰਖ _ਰਿਝਾਵੈ। ਬਹੁਤ ਚਿਰ ਲਗੈ ਭੋਗ _ਕਮਾਵੈ। 
ਤਾ ਕੋ ਐਚਿ ਆਪੁ ਸੁਖੁ ਲੇਵੈ। ਅਪਨੋ ਸੁਖ ਅਬਲਾ ਕੋ ਦੇਵੈ। ੮। 
ਐਸੇ ਬਲੀ ਕੈਸ ਕੋਊ ਹੋਈ। ਤਾ ਪਰ ਤ੍ਰਿਯਾ ਨ _ਰੀਝਤ _ਕੋਈ। 
ਜੋ ਚਿਰ ਚਿਮਟਿ ਕਲੋਲ ਕਮਾਵੈ। ਵਹੈ _ਤਰੁਨਿ ਕੋ ਚਿਤ ਚੁਰਾਵੈ। ੯। 


ਦੰਹਾਰਾ 
ਚਿਮਟਿ ਚਿਮਟਿ ਤਿਹ ਮੀਤ ਸੋ ਗਰੇ ਗਈ _ਲਪਟਾਇ। 
ਸੂਵਨ _ਚਟਾਕੋ ਨਾਥ _ਸੁਨਿ _ਜਾਗ੍ਯੋ ਨੀਂਦ _ਗਵਾਇ। _੧0। 
ਲਪਟਿ ਲਪਟਿ ਅਤਿ ਰਤਿ ਕਰੀ ਜੈਸੀ ਕਰੈ ਨ ਕੋਇ। 
ਸੁਮਿਤ ਭਏ _ਤਰੁਨੀ ਤਰੁਨ ਰਹੇ ਤਹਾ ਹੀ _ਸੋਇ। ੧੧। 


ਚੱਪਾਣ? 
ਤ੍ਰਿਯ ਜਾਰ ਸਹਿਤ ਸ੍ਰ ਗਈ। ਪਰੇ ਪਰੇ ਤਿਹ ਨਾਥ ਤਕਈ। 
ਕੇਸ ਛੁਟੇ ਲਹਲਹੇ। _ਜਾਨੁਕ ਸਰਪ _ਗਾਰਰੂ _ਗਹੇਂ। _੧੨। 


ਜਬ 
ਪਕਰੇ 


ਗਹਿ 
ਦਬਾਈ ਇਹ _ਦਿਸਾ ਉਹਿ ਦਿਸਿ ਨਿਕਸੀ _ਜਾਇ। ੧੩। 
ਚੱਪਾਣ 


ਛੁਰਕੀ ਭਏ ਜਾਰ ਕੋ _ਘਾਯੋ। _ਨਿਜੁ _ਨਾਰੀ ਤਨ ਕਛੂ _ਨ__ਜਤਾਯੋ। 
ਤਾ ਕੋ ਤਪਤ ਰੁਧਿਰ ਜਬ ਲਾਗਿਯੋ। ਤਬ ਹੀ _ਕੋਪਿ ਨਾਰਿ ਕੋ _ਜਾਗਿਯੋ। ੧੪। 


ਚਰਿਤ੍ਰ ਪਾਖਿਆਨ 7੭੫ 


ਚੱਪਲਾਂ 


ਰੋਜ਼ ਉਸ ਨਾਲ _ਕੇਲ-ਕ੍ਰੀੜਾ ਕਰਦੀ _ਸੀ। _ਉਸ ਸੁੰਦਰੀ ਤੋ ਬਾਂਕਾ ਜਵਾਨ _ਛਡਿਆ 
ਨਹੀਂ ਜਾਂਦਾ ਸੀ। ਉਸ ਨੂੰ ਇਕ ਘਰ ਵਿਚ ਰਖਿਆ, ਪਰ ਕਿਸੇ ਨੂੰ ਭੇਦ ਨ ਦਸਿਆ।੪। 
ਨੂੰ 


ਉਸ ਦਾ ਵਿਆਹ ਹੋਇਆਂ ਕਾਫ਼ੀ ਸਮਾਂ ਬੀਤ ਗਿਆ ਸੀ। ਉਸ ਇਕ ਦਿਨ ਪਤੀ 
ਲੈਣ ਆ ਗਿਆ। ਉਸ (ਨੇ ਇਸਤਰੀ) ਨਾਲ _ਕਾਮ-ਕ੍ਰੀੜਾ ਕੀਤੀ ਅਤੇ ਬਹੁਤ ਸੁਖ ਪ੍ਰਾਪਤ 
ਕਰ ਕੇ ਸੋਂ ਗਿਆ।੫। 

ਉਸ ਨਾਲ ਇਸਤਰੀ ਨੂੰ ਤ੍ਰਿਪਤੀ ਨ _ਹੋਈ। (ਸੰਦੂਕ ਵਿਚ _ਲੁਕਾਏ ਹੋਏ) ਯਾਰ _ਕੋਲ 
ਗਈ ਅਤੇ ਸੰਦੂਕ ਖੋਲ ਕੇ (ਯਾਰ ਨਾਲ ਭੋਗ _ਕੀਤਾ)। ਤਦ ਮਿਤਰ ਨੇ ਉਸ ਨੂੰ ਚੰਗੀ ਤਰ੍ਹਾਂ 
ਨਾਲ _ਰਿਝਾਇਆ ਅਤੇ _ਚਿਰ _ਤਕ _ਉਸ _ਨਾਲ _ਸੈਯੋਗ _ਕੀਤਾ।੬। 
ਦੰਹਰਾ 

ਕੀ ਹੋਇਆ (ਜੇ ਕੋਈ) ਬਲਵਾਨ ਹੋ_ਗਿਆ। ਜੇ ਚਿਰ ਤਕ ਭੋਗ ਨਹੀਂ ਕਰ ਸਕਿਆ 
ਤਾਂ ਉਸ ਨੇ ਨ ਆਪ ਸੁਖ ਪਾਇਆ ਅਤੇ ਨ ਹੀ ਇਸਤਰੀ ਨੂੰ ਸੁਖ ਦਿੱਤਾ।੭। 
ਜੱਪਣਾ 

ਉਹੀ ਪੁਰਸ਼ ਇਸਤਰੀ ਨੂੰ ਪ੍ਰਸੰਨ ਕਰ ਸਕਦਾ ਹੈ ਜੋ ਬਹੁਤ ਚਿਰ ਤਕ _ਭੋਗ ਕਰਦਾ 
ਹੈ। ਉਸ ਨੂੰ ਖਿਚ ਕੇ ਆਪ ਸੁਖ ਲੈਂਦਾ ਹੈ ਅਤੇ ਆਪਣਾ ਸੁਖ ਇਸਤਰੀ ਨੂੰ ਦਿੰਦਾ ਹੈ।੮। 

ਅਜਿਹਾ ਬਲੀ ਭਾਵੇਂ ਕੋਈ ਕਿਉਂ ਨ ਹੋਵੇ, ਉਸ ਉਤੇ ਕੋਈ ਇਸਤਰੀ ਰੀਝਦੀ ਨਹੀਂ। 
ਜੋ (ਪੁਰਸ਼) ਚਿਰ ਤਕ _ਲਿਪਟ ਕੇ ਕਲੋਲ ਕਰਦਾ ਹੈ, ਉਹੀ ਇਸਤਰੀ ਦਾ ਚਿਤ ਚੁਰਾ ਸਕਦਾ 
ਹੈ।੯। 
ਦੰਹਰਾ 
ਗਲੇ ਨਾਲ _ਲਿਪਟ _ਗਈ। _(ਉਧਰ ਉਸ 
ਨੂੰ ਗਵਾ ਕੇ ਜਾਗ _ਪਿਆ।੧0। (ਉਨ੍ਹਾਂ 
ਦੋਹਾਂ ਨੇ) ਲਿਪਟ _ਲਿਪਟ ਕੇ ਬਹੁਤ _ਰਤੀ-ਕ੍ਰੀੜਾ ਕੀਤੀ, ਜਿਸ ਤਰ੍ਹਾਂ ਦੀ ਹੋਰ ਕੋਈ ਨਹੀਂ 
ਕਰਦਾ। ਉਹ ਇਸਤਰੀ ਅਤੇ ਪੁਰਸ਼ ਥਕ ਕੇ ਉਥੇ ਹੀ ਸੌਂ 


ਲੇ 
ਹੋ 


ਚੱਪਾਣ 
ਜਦ ਇਸਤਰੀ ਯਾਰ ਸਹਿਤ ਸੌਂ ਗਈ ਤਾਂ ਉਨ੍ਹਾਂ ਨੂੰ ਪਏ ਹੋਇਆਂ ਪਤੀ ਨੇ _ਵੇਖਿਆ। 

(ਉਸ ਨੇ ਦੂਜੇ ਪੁਰਸ਼ ਦੇ) ਖਿਲਰੇ ਹੋਏ ਵਾਲ ਪਕੜ _ਲਏ ਮਾਨੋ _ਮਾਂਦਰੀ (ਗਾਰੁੜ ਵਿਦਿਆ 

ਜਾਣਨ ਵਾਲੇ) ਨੇ ਸੱਪ ਨੂੰ _ਪਕੜਿਆ ਹੋਵੇ।੧੨। 

ਦੰਹਰਾ” 

(ਪਤੀ ਨੇ) ਅੰਗਾਂ ਨੂੰ _ਕਟਣ ਵਾਲੀ ('ਅਗਰੇਜ਼ੀ”) ਤੇਜ਼ ਛੁਰੀ ਉਸ ਦੀ ਗਰਦਨ ਉਤੇ 
ਰਖ _ਦਿੱਤੀ। ਇਸ ਪਾਸਿਓਂ ਜ਼ਰਾ ਜਿੰਨੀ ਦਬਾਈ ਜੋ ਦੂਜੇ ਪਾਸੇ ਨਿਕਲ _ਗਈ।੧੩। 
ਚੱਪਾਣ 

ਛੁਰੀ ਨਾਲ (ਪਤਨੀ ਦੇ) ਯਾਰ ਨੂੰ ਮਾਰ ਦਿੱਤਾ। 
ਦਸਿਆ। ਉਸ ਨੂੰ ਜਦੋਂ ਗਰਮ ਲਹੂ ਲਗਿਆ, _ਤਦ 


ਪਰ ਆਪਣੀ ਇਸਤਰੀ ਨੂੰ ਕੁਝ ਨ 
ਨਾਰੀ _ਦਾ ਕ੍ਰੋਧ ਜਾਗ _ਪਿਆ।੧੪। 


੭ ੭੬ ਸੀ _ਦਸਮ-ਗ੍ਰੰਥ ਸਾਹਿਬ 


ਛੁਰਕੀ ਵਹੈ ਹਾਥ ਮੈ ਲਈ। _ਪਤਿ ਕੇ ਪਕਰਿ ਕੰਠ ਮੋ ਦਈ। 
ਅਜ ਜ੍ਯੋ ਤਾਹਿ ਜਬੈ ਕਰਿ ਡਾਰਿਯੋ। _ਬਾਰ _ਦੁਹਨ ਇਹ _ਭਾਤਿ ਪੁਕਾਰਿਯੋ। _੧੫। 


ਦੰਹਰਾ 
ਮੋਰੇ ਨਾਥ _ਬਿਰਕਤ ਹ੍ਹੈ ਬਨ ਕੋ _ਕਿਯੋ ਪਯਾਨ। 
ਬਾਰਿ ਸਕਲ ਘਰ _ਉਠਿ ਗਏ ਸੰਕਾ ਛਾਡਿ _ਨਿਦਾਨ। _੧੬। 
ਚੱਪਣਾ 
ਤਾ ਤੇ ਕਛੂ ਉਪਾਇ ਬਨੈਯੈ। ਖੋਜਿ ਨਾਥ ਬਨ ਤੇ ਗ੍ਰਿਹ ਲਯੈਯੈ। 
ਤਾ ਕੋ ਹੇਰਿ ਪਾਨਿ ਮੈ ਪੀਵੌ। ਬਿਨੁ ਦੇਖੈ ਨੈਨਾ ਦੋਊ ਸੀਵੌ। ੧੭। 
੭%#ਤਾਲ 
ਖੋਜਿ ਖੋਜਿ ਬਨ ਲੋਗ ਸਭੈ ਆਵਤ _ਭਏ। 
ਕਹੈ ਤ੍ਰਿਯਾ ਤਵ ਨਾਥ ਨ ਹਾਥ ਕਹੂੰ ਅਏ। 
ਆਇ ਨਿਕਟਿ ਤਾ ਕੌ ਸਭ ਹੀ ਸਮੁਝਾਵਹੀ। 
ਹੋ ਭੂਲੇ ਲੋਕ ਅਜਾਨ ਮਰਮ ਨਹਿ _ਪਾਵਹੀ। ੧੮। ੧। 
/ਏੱਤਾ ਨੰ ਗਾਰੇਤ੍ਰ ਪਖਹਯਾਨੇ /ਤੇ੍‌ਯਾ ਗਾਹਤ੍ੇ ਨਹੀਂ ਭੂ ਨੰਭਾਦੇ ਦੋਇ ਸੈਂ ਦੋਂ ਲਰੇੜ੍ਹ ਜ਼ਆਮਤਨਆ 
ਗਤ ਨਭਨ ਸਤ) _੨%੦/ =੨੮6੭/ #ਫਰੀ/ 
ਦੰਹਾਰਾ 
ਨਰਾਕਸੁਰ _ਰਾਜਾ _ਬਡੋਂ _ਗੂਆਹਟੀ ਕੋ _ਰਾਇ। 
ਜੀਤਿ ਜੀਤਿ ਰਾਜਾਨ ਕੀ ਦੁਹਿਤਾ ਲੇਤ _ਛਿਨਾਇ। _੧। 
ਚੱਪਣਾ 
ਤਿਨ ਇਕ _ਬਿਵਤ ਜਗ੍ਯ ਕੋ _ਕੀਨੋ। ਏਕ _ਲਛ ਰਾਜਾ ਗਹਿ _ਲੀਨੋ। 
ਜੌ ਇਕ ਔਰ ਬੰਦ ਨ੍ਰਿਪ ਪਰੈ। ਤਿਨ ਨ੍ਰਿਪ ਮੇਧ ਜਗ੍ਯ ਕਰਿ _ਬਰੈ। ੨। 
ਪ੍ਰਥਮ ਕੋਟ ਲੋਹਾ ਕੋ ਰਾਜੈ। ਦੁਤਿਯ ਤਾਂਬ੍ੂ ਕੇ ਦੁਰਗ _ਬਿਰਾਜੈ। 
ਤੀਜੋ ਅਸਟ ਧਾਮ ਗੜ _ਸੋਹੈ। ਚੌਥ ਸਿਕਾ ਕੋ_ਕਿਲੋ ਕਰੋਂਹੈ। ੩। 
ਬਹੁਰਿ ਫਟਕ ਕੋ ਕੋਟ ਬਨਾਯੋ। ਜਿਹ _ਲਖਿ ਰੁਦ੍ਰਾਚਲ ਸਿਰ ਨ੍ਯਾਯੋ। 
ਖਸਟਮ ਦੁਰਗ ਰੁਕਮ ਕੋ ਸੋਹੈ। ਜਾ ਕੇ ਤੀਰ ਬ੍ੁਹਮਪੁਰ ਕੋਹੈ। ੪। 
ਸਪਤਮ _ਗੜ ਸੋਨਾ ਕੋ ਰਾਜੈ। ਜਾ ਕੋ _ਲੰਕ ਬੰਕ _ਲਖਿ ਲਾਜੈ। 
ਤਾ ਕੇ ਮਧ੍ਯ ਆਪੁ ਨ੍ਰਿਪ ਰਹੈ। ਆਨਿ ਨ ਮਾਨੈ ਜੋ ਤਿਹ ਗਹੈ। ੫। 


ਜੋ ਨ੍ਰਿਪ ਔਰ ਹਾਥ ਤਿਹ ਆਵੈ। ਤਬ ਵਹੁ ਸਭ ਰਾਜਾ ਕਹ _ਘਾਵੈ। 
ਸੋਰਹ ਸਹਸ _ਰਾਨਿਯਨ _ਬਰੈ। _ਨਰਾਮੇਧ ਨ੍ਰਿਪ ਪੂਰਨ _ਕਰੈ। _੬। 


ਚਰਿਤ੍ਰ ਪਾਖਿਆਨ 92046 
ਉਸ ਨੇ ਉਹੀ ਛੁਰੀ ਹੱਥ ਵਿਚ ਲਈ ਅਤੇ ਫੜ ਕੇ ਪਤੀ ਦੇ ਗਲੇ ਵਿਚ ਦੇ ਮਾਰੀ। 


ਉਸ ਨੂੰ ਬਕਰੇ (“ਅਜ”) ਵਾਂਗ ਕਤਲ (ਜਬੈ) ਕਰ ਦਿੱਤਾ। ਦੋਹਾਂ ਨੂੰ ਸਾੜ ਕੇ ਇਸ ਤਰ੍ਹਾਂ 
ਰੌਲਾ ਪਾਇਆ।੧੫। 


। 


ਦੰਹਰਾ 

ਮੇਰਾ ਪਤੀ ਵਿਰਕਤ ਹੋ ਕੇ ਬਨ ਵਿਚ (ਨਿਵਾਸ ਕਰਨ ਲਈ) ਚਲਾ ਗਿਆ ਹੈ। ਕੋਈ 
ਵੀ ਸ਼ੰਕਾ ਨ ਛਡਦੇ ਹੋਏ ਅੰਤ ਨੂੰ ਘਰ ਨੂੰ ਸਾੜ ਕੇ ਉਠ ਗਿਆ ਹੈ।੧੬। 
ਦੱਖਣ? 

(ਕਹਿਣ ਲਗੀ--) ਇਸ ਲਈ ਕੁਝ _ਉਪਾ ਕੀਤਾ ਜਾਏ। ਨਾਥ ਨੂੰ ਬਨ ਤੋਂ ਖੋਜ ਕੇ 
ਘਰ ਲਿਆਉਂਦਾ _ਜਾਏ। ਉਸ ਨੂੰ ਵੇਖ ਕੇ ਮੈਂ ਪਾਣੀ ਪੀਵਾਂਗੀ ਅਤੇ _ਨ ਵੇਖ ਸਕਣ ਦੀ 
ਸੂਰਤ ਵਿਚ ਦੋਹਾਂ ਅੱਖਾਂ ਨੂੰ ਸੀ __ਲਵਾਂਗੀ।੧੭। 
੭%7#ਤਲ 


ਜੰਗਲ ਨੂੰ ਖੋਜ ਖੋਜ ਕੇ ਸਾਰੇ ਲੋਕ ਵਾਪਸ ਆ ਗਏ ਅਤੇ ਕਹਿਣ ਲਗੇ ਕਿ ਹੇ 


ਇਸਤਰੀ! ਤੇਰਾ ਸੁਆਮੀ ਕਿਤੇ ਨਹੀਂ ਮਿਲਿਆ। ਸਾਰੇ ਉਸ ਦੇ ਨੇੜੇ ਆ ਕੇ ਸਮਝਾਉਣ 
ਲਗੇ। _ਉਹ ਭੋਲੇ _ਅਜਾਣ ਲੋਕ ਅਸਲ ਭੇਦ ਨੂੰ ਸਮਝ ਨਹੀਂ __ਸਕੇ।੧੮। 


/ਏਥੇਂ ਸੰ ਗਰੇਤਰੰਪ/#ਆਨ ਦੇ ਤਆ ਗਰੈੜ੍ਹ ਦੋ ਮੰਤ ਭੂਪ ਸੰਵਾਦ ਦੇ ੨9=ਵੇ' ਗੰਰੇਤੂ ਦੀ ਸਮਘਤਨ 
ਭਾ ਲਭ _ਹੀ/ _26%੨/ =੮6%੭/ ਚਲਦਾ/ 

ਦੰਹਰਾ 

ਨਰਕਾਸੁਰ ਨਾਂ ਦਾ ਗੁਹਾਟੀ ਦਾ ਵੱਡਾ ਰਾਜਾ _ਸੀ। ਉਹ ਰਾਜਿਆਂ ਨੂੰ ਜਿਤ ਜਿਤ ਕੇ 
ਉਨ੍ਹਾਂ _ਦੀਆਂ ਪੁੱਤਰੀਆਂ ਨੂੰ ਖੋਹ _ਲੈਂਦਾ _ਸੀ।੧। 
ਜੱਪਣਾ 

ਉਸ ਨੇ ਇਕ ਯੋਗ ਦੀ ਵਿਉਂਤ ਬਣਾਈ। ਇਕ ਲੱਖ ਰਾਜਿਆਂ ਨੂੰ ਫੜ ਲਿਆ। ਜੇ 
ਇਕ ਹੋਰ ਰਾਜਾ ਪਕੜਿਆ ਜਾਏ ਤਾਂ ਉਹ ਵੱਡਾ ਨ੍ਰਿਪ-ਮੇਧ _ਯਗ _ਕਰੇ।੨। 

ਉਸ ਦਾ ਪਹਿਲਾ ਕਿਲ੍ਹਾ ਲੋਹੇ ਦਾ ਸੀ, ਦੂਜਾ ਤਾਂਬੇ ਦਾ ਦੁਰਗ ਸੀ, ਤੀਜਾ ਅਠ ਧਾਤਾਂ 
ਦਾ ਬਣਿਆ ਹੋਇਆ ਸੀ ਅਤੇ ਚੌਥਾ ਕਿਲ੍ਹਾ _ਸਿਕੇ ਦਾ ਬਣਿਆ ਹੋਇਆ ਸੀ।੩। 

ਫਿਰ ਉਸ ਨੇ ਸਫਟਿਕ ਦਾ ਕਿਲ੍ਹਾ ਬਣਵਾਇਆ ਹੋਇਆ ਸੀ ਜਿਸ ਨੂੰ ਵੇਖ ਕੇ ਕੈਲਾਸ਼ 
ਪਰਬਤ _('ਰੁਦ੍ਰਾਚਲ”) ਵੀ ਸਿਰ _ਨਿਵਾਉਂਦਾ ਸੀ। (ਉਸ ਨੇ) ਛੇਵਾਂ ਕਿਲ੍ਹਾ ਚਾਂਦੀ ਦਾ _ਸ਼ੋਭਦਾ 
ਸੀ ਜਿਸ ਦੇ ਸਾਹਮਣੇ ਬੁਹਮਪੁਰੀ ਵੀ ਕੋਈ ਚੀਜ਼ ਨਹੀਂ _ਸੀ।੪। 

ਸੱਤਵਾਂ ਕਿਲ੍ਹਾ ਸੋਨੇ ਦਾ ਸੀ ਜਿਸ ਨੂੰ ਵੇਖ ਕੇ ਲੰਕਾ ਦਾ ਸੁੰਦਰ ਕਿਲ੍ਹਾ ਵੀ ਲਜਾਉਂਦਾ 
ਸੀ। ਉਸ ਵਿਚ ਰਾਜਾ ਆਪ ਰਹਿੰਦਾ ਸੀ। ਜੋ ਉਸ ਦੀ ਈਨ ਨਹੀਂ ਮੰਨਦਾ ਸੀ, ਉਸ ਨੂੰ 
ਪਕੜ _ ਲੈਂਦਾ _ਸੀ।੫। 

ਜੇ ਉਸ ਦੇ ਹੱਥ ਕੋਈ ਇਕ ਹੋਰ ਰਾਜਾ ਚੜ੍ਹ _ਜਾਵੇ ਤਾਂ ਉਹ ਸਾਰਿਆਂ ਰਾਜਿਆਂ 
ਮਾਰ ਕੇ (ਯੋਗ _ਕਰੇ)। (ਫਿਰ) ਉਹ _ਸੋਲਹਾਂ _ਹਜ਼ਾਰ ਰਾਣੀਆਂ ਨਾਲ ਵਿਆਹ _ਕਰੇ 
“ਨਰਮੋਧ ਯੱਗ” ਪੂਰਾ _ਕਰੇ।੬। 


ਗਿ 


੭੭੮ 


ਸੀ _ਦਸਮ-ਗ੍ਰੰਥ ਸਾਹਿਬ 


ਇਕ ਰਾਨੀ ਯੌ ਬਚਨ _ਉਚਾਰਾ। _ਦ੍ਰਾਰਾਵਤਿ _ਉਗ੍ਰੇਸੁਜਿਆਰਾ। 
ਜੋ ਤੂ ਤਾਹਿ ਜੀਤਿ ਕੈ ਲ੍ਯਾਵੈ। ਤਬ ਯਹ ਹੋਮ _ਜਗ੍ਯ ਨ੍ਰਿਪ ਪਾਵੈ। ੭। 
ਦੰਹਰਾ 
ਯੌ ਕਹਿ ਕੈ ਰਾਜਾ ਭਏ ਪਤਿਯਾ ਲਿਖੀ ਬਨਾਇ 
ਜਹਾ ਕ੍ਰਿਸਨ ਬੈਠੇ ਹੁਤੇ ਦੀਨੀ ਤਹਾ ਪਠਾਇ। ੮ 
ਚੱਪਣਾ 


ਬੈਠੇ ਕਹਾ ਕ੍ਰਿਸਨ _ਬਡਭਾਗੀ। ਤੁਮ ਸੌ _ਡੀਠਿ ਹਮਾਰੀ ਲਾਗੀ। 
ਇਹ ਨ੍ਰਿਪ ਘਾਇ ਨ੍ਰਿਪਾਨ ਛੁਰੈਯੈ। ਹਮ ਸਭਹਿਨਿ `ਬਰਿ ਘਰ ਲੈ ਜੈਯੈ। ੯। 


੮੮. 


ਜੋ ਜਬ ਬੈਨ ਕ੍ਰਿਸਨ ਸੁਨਿ ਪਾਯੋ। _ਗਰੁੜ ਚੜੇ _ਗਰੁੜਾਧ੍ੂਜ _ਆਯੋ। 
ਪ੍ਰਥਮ ਕੋਟ ਲੋਹਾ ਕੇ ਤੋਰਿਯੋ। ਸਮੁਹਿ ਭਏ ਤਾ ਕੋ ਸਿਰ ਫੋਰਿਯੋ। ੧0। 


ਬਹੁਰੌ _ਦੁਰਗ ਤਾਂਬੂ ਕੋ _ਲੀਨੋ। ਅਸਟ ਧਾਤਿ ਪੁਨਿ ਗੜ ਬਸਿ ਕੀਨੋ। 
ਬਹੁਰਿ ਸਿਕਾ ਕੋ ਕੋਟ ਛਿਨਾਯੋ। ਬਹੁਰਿ ਫਟਕ ਕੋ ਕਿਲੋ _ਗਿਰਾਯੋ। _੧੧। 


ਜਬ ਹੀ ਰੁਕਮ ਕੋਟ ਕੌ ਲਾਗਿਯੋ। ਤਬ ਨ੍ਰਿਪ ਸਕਲ _ਸਸਤ੍ਰ _ਗਹਿ _ਜਾਗਿਯੋ। 
ਸਕਲ ਸੈਨ ਲੀਨੇ ਸੰਗ _ਆਯੋ। _ਮਹਾ ਕੋਪ _ਕਰਿ _ਨਾਦਿ _ਬਜਾਯੋ। _੧੨। 


੭%#ਤੜਾਲ 
ਕਾਢਿ ਕਾਢਿ ਕਰਿ ਖੜਗ _ਪਖਰਿਯਾ _ਧਾਵਹੀ। 
ਮਹਾ ਖੇਤ ਮੈ ਖੜ੍ਹੀ _ਖਿੰਗ ਨਚਾਵਈ। 
ਖੰਡ ਖੰਡ ਹੈ ਗਿਰੇ ਖਗਿਸ ਕੇ ਸਰ ਲਗੇ। 


ਹੋ ਚਲੇ ਖੇਤ ਕੋ ਛਾਡਿ ਕ੍ਰੋਧ ਅਤਿ ਹੀ ਜਗੇ। ੧੩। 


ਭਾਜੰਨਾ ਛੰਦ 


ਮੰਡੇ ਆਨਿ ਮਾਨੀ ਮਹਾ ਕੋਪ ਹ੍ਹੈ ਕੈ। ਕਿਤੇ ਬਾਢਵਾਰੀਨ ਕੌ ਬਾਧਿ ਕੈ ਕੈ 
ਕਿਤੇ ਪਾਨਿ ਮਾਗੈ ਕਿਤੇ ਮਾਰਿ ਕੂਕੈ। ਕਿਤੇ ਚਾਰਿ ਓਰਾਨ ਤੇ ਆਨ ਢੂਕੈ। ੧੪। 


ਕਿਤੇ ਸਸਤ੍ੁ _ਅਸਤ੍ਰਾਨ ਲੈ ਕੈ _ਪਧਾਰੈ। _ਕਿਤੇ ਬਾਢਵਾਰੀ ਕਿਤੇ ਬਾਨ ਮਾਰੈ। 
ਕਿਤੇ ਹਾਕ ਕੂਕੈ ਕਿਤੇ ਰੂਹ ਛੋਰੈ। ਕਿਤੇ ਛਿਪ ਛਤ੍ਰੀਨ ਕੇ _ਛਤ੍ਹ _ਤੋਰੈ। ੧੫। 


ਭਏ ਨਾਦ ਭਾਰੇ ਮਹਾ ਕੋਪ ਕੈ ਕੈ। ਕਿਤੇ ਬਾਢਵਾਰੀਨ ਕੋ_ਬਾਢ ਦੈ ਕੈ 


ਹਨ੍ਯੋ ਕ੍ਰਿਸਨ ਕ੍ਰੋਧੀ ਭਟੰ ਬ੍ਰਿਣਤ ਘਾਯੋ। _ਭਜੈ ਸੂਰਮਾ _ਰੁਕਮ ਕੋਟੈ ਗਿਰਾਯੋ। _੧੬। 


ਹਰਾ 
ਰੁਕਮ ਕੋਟ ਕੌ _ਜੀਤਿ ਕੈ ਤਹਾ ਪਹੂਚਿਯੋ ਜਾਇ। 
ਜਹਾ _ਦੁਰਗ _ਕਲਧੋਤ ਕੌ _ਰਾਖ੍ਯੋ __ਦੁਗਤ _ਬਨਾਇ। _੧੭। 


ਚਰਿਤ੍ਰ ਪਾਖਿਆਨ 9 


ਇਕ ਰਾਣੀ ਨੇ ਇਸ ਤਰ੍ਹਾਂ ਕਿਹਾ ਕਿ ਦ੍ਰਾਰਾਵਤੀ ਵਿਚ ਇਕ _ਉਗੂਸੈਨ ('ਉਗ੍ਰੇਸ”) ਨਾਂ 
ਦਾ ਪ੍ਰਤਾਪੀ ਰਾਜਾ ਹੈ। ਜੇ ਤੂੰ ਉਸ ਨੂੰ ਜਿੱਤ ਕੇ ਲਿਆਵੇਂ, ਤਦ ਇਹ ਨ੍ਰਿਪ-ਯੌਂਗ ਪੂਰਾ 
ਹੋਵੇਗਾ।੭। 
ਦੰਹਾਰਾ 

ਇਹ ਕਹਿ ਕੇ ਰਾਜੇ ਵਲੋਂ (ਉਸ ਨੂੰ) ਚਿੱਠੀ ਲਿਖ ਦਿੱਤੀ ਅਤੇ ਜਿਥੇ ਕ੍ਰਿਸ਼ਨ ਬੈਠੇ ਸਨ, 
ਉਥੇ _ਭੇਜ _ਦਿੱਤੀ।੮। 
ਦੱਪਣਾ? 

(ਚਿੱਠੀ ਵਿਚ _ਲਿਖਿਆ--) ਹੇ ਵਡਭਾਗੀ ਕ੍ਰਿਸ਼ਨ ਜੀ! (ਤੁਸੀਂ) ਕਿਥੇ ਬੈਠ ਰਹੇ ਹੋ। 
ਤੁਹਾਡੇ ਵਲ ਸਾਡੀ ਨਜ਼ਰ ਟਿੱਕੀ ਹੋਈ ਹੈ। ਇਸ ਰਾਜੇ ਨੂੰ ਮਾਰ ਕੇ (ਹੋਰਨਾਂ) ਰਾਜਿਆਂ ਨੂੰ 
ਛੁੜਵਾਓ ਅਤੇ ਅਸਾਂ ਸਾਰੀਆਂ ਨੂੰ ਵਰ ਕੇ _ਘਰ ਲੈ _ਜਾਓ।੯। 

ਜਦ (ਚਿੱਠੀ ਵਿਚ ਲਿਖੇ) ਬੋਲ ਕ੍ਰਿਸ਼ਨ ਨੇ ਸੁਣੇ ਤਾਂ ਗਰੁੂੜ ਦੀ ਸਵਾਰੀ ਕਰਨ ਵਾਲੇ 
(ਭਗਵਾਨ) _ਗਰੁੜ _ਉਤੇ ਚੜ੍ਹ _ਕੇ ਆ ਗਏ। ਪਹਿਲਾਂ (ਉਨ੍ਹਾਂ ਨੇ) ਲੋਹੇ ਦਾ ਕਿਲ੍ਹਾ _ਤੋੜਿਆ। 
ਜੋ ਸਾਹਮਣੇ ਆਇਆ ਉਸ ਦਾ ਸਿਰ ਪਾੜ _ਦਿੱਤਾ।੧0। 

ਫਿਰ ਤਾਂਬੇ ਦਾ ਕਿਲ੍ਹਾ _ਜਿਤਿਆ, ਮਗਰੋਂ __ਔਠਾਂ _ਧਾਤਾਂ ਵਾਲਾ ਕਿਲ੍ਹਾ ਆਪਣੇ ਅਧੀਨ 
ਕੀਤਾ। _ਫਿਰ _ਸਿਕੇ ਦਾ ਕਿਲ੍ਹਾ _ਜਿਤਿਆ। ਇਸ ਤੋਂ ਬਾਦ ਸਫਟਿਕ ਦਾ ਕਿਲ੍ਹਾ ਢਾਹ ਢੇਰੀ 
ਕਰ ਦਿੱਤਾ।੧੧। 

ਜਦੋਂ ਚਾਂਦੀ ਦੇ ਕਿਲ੍ਹੇ ਨੂੰ ਲਗੇ, ਤਾਂ ਰਾਜੇ ਨੇ ਜਾਗ ਕੇ ਸਾਰੇ ਸ਼ਸਤ੍ਰ _ਧਾਰਨ ਕੀਤੇ। 
ਸਾਰੀ ਸੈਨਾ ਨਾਲ ਲੈ ਕੇ ਆਇਆ ਅਤੇ ਬਹੁਤ ਕ੍ਰੋਧਵਾਨ ਹੋ ਕੇ ਨਾਦ ਵਜਾਇਆ।੧੨। 
੭%#ਤਾਲ 


ਤਲਵਾਰਾਂ ਕਢ _ਕਢ ਕੇ ਘੋੜ ਸਵਾਰ ਦੌੜਨ ਲਗੇ ਅਤੇ _ਮਹਾਨ ਯੁੱਧ _ਵਿਚ ਛਤ੍ਰੀ 


ਘੋੜੇ ਨਚਾਉਣ ਲਗੇ। ਸ੍ਰੀ ਕ੍ਰਿਸ਼ਨ ('ਖਗਿਸ”) ਦੇ ਤੀਰ ਲਗਣ ਨਾਲ ਸੂਰਮੇ ਟੋਟੇ ਟੋਟੇ ਹੋ ਕੇ 
ਡਿਗਣ _ਲਗੇ। _ਬਹੁਤ ਕ੍ਰੋਧ ਵਧਾ ਕੇ _ਰਣ-ਭੂਮੀ ਨੂੰ ਛਡ _ਕੇ ਚਲਣ _ਲਗੇ।੧੩। 


ਭੁਸ਼ੱਗਾ ਪੁਯਾਤਾ 

ਬੜੇ _ਅਭਿਮਾਨੀ (ਸੂਰਮੇ) ਬਹੁਤ ਕ੍ਰੋਧਿਤ ਹੋ ਕੇ ਡਟ ਗਏ _ਹਨ। _ਕਿਤਨਿਆਂ ਨੇ 
ਤਲਵਾਰਾਂ ਨੂੰ ਬੰਨ੍ਹ ਲਿਆ ਹੈ। ਕਿਤੇ (ਕੋਈ) ਪਾਣੀ ਮੰਗ ਰਿਹਾ ਹੈ ਅਤੇ ਕਿਤੇ (ਕੋਈ) ਮਾਰੋ- 
ਮਾਰੋ_ਪੁਕਾਰ ਰਿਹਾ ਹੈ। _ਕਿ (ਵੈਰੀ) ਚੌਹਾਂ ਪਾਸਿਆਂ ਤੋਂ ਆਣ ਢੁਕੇ _ਹਨ।੧੪। 

ਕਿਤਨੇ ਸ਼ਸਤੁ _ਅਸਤੁ ਲੈ ਕੇ ਆ ਪਹੁੰਚੇ ਹਨ। ਕਿਤਨੇ ਤਲਵਾਰਾਂ (ਚਲਾ ਰਹੇ ਹਨ) ਅਤੇ 
ਕਿਤਨੇ ਹੀ ਬਾਣ ਮਾਰ ਰਹੇ ਹਨ। ਕਿਤਨੇ ਚੀਖ਼ਾਂ ਮਾਰ ਰਹੇ ਹਨ ਅਤੇ ਕਿਤਨੇ ਹੀ ਪ੍ਰਾਣਾਂ ਨੂੰ 
ਤਿਆਗ ਰਹੇ _ਹਨ। ਕਿਤਨੇ ਜਲਦੀ ਨਾਲ ਛਤ੍ਹੀਆਂ ਦੇ ਛੜ੍ਰਾਂ ਨੂੰ ਤੋੜ ਰਹੇ ਹਨ।੧੫। 

(ਕਿਤਨੇ ਹੀ) ਬਹੁਤ ਅਧਿਕ ਗੁੱਸਾ ਕਰ ਕੇ ਭਾਰੇ ਨਾਦ ਵਜਾ ਰਹੇ ਹਨ। ਕਿਤਨੇ ਹੀ 
ਕ੍ਰਿਪਾਨਾਂ ਨਾਲ ਵਾਢੀ ਕਰ ਰਹੇ ਹਨ। ਕ੍ਰੋਧਵਵਾਨ ਹੋਕੇ ਕ੍ਰਿਸ਼ਨ ਨੇ ਸੂਰਮਿਆਂ ਨੂੰ ਘਾਇਲ ਕਰ 
ਕੇ ਮਾਰ ਦਿੱਤਾ ਹੈ। ਚਾਂਦੀ ਦਾ ਕਿਲ੍ਹਾ ਡਿਗ _ਜਾਣ _ਨਾਲ ਸਾਰੇ _ਭਜ _ਗਏ _ਹਨ।੧੬। 
ਦੰਹਰਾ 

(ਸ੍ਰੀ ਕ੍ਰਿਸ਼ਨ) ਚਾਂਦੀ ਦਾ ਕਿਲ੍ਹਾ ਜਿਤ ਕੇ ਉਥੇ ਜਾ ਪਹੁੰਚੇ ਜਿਥੇ ਸੋਨੇ ਦਾ ਕਠੋਰ 
(ਅਪਹੁੰਚ) ਕਿਲ੍ਹਾ ਬਣਿਆ ਹੋਇਆ _ਸੀ।੧੭ 


੭੮0 


ਸੀ _ਦਸਮ-ਗ੍ਰੰਥ ਸਾਹਿਬ 


ਭਾਜੰਨਾ ਛੰਦ 
ਤਹੀ ਜਾਇ ਲਾਗੋ _ਮਚਿਯੋ ਲੋਹ _ਗਾਢੋ। ਮਹਾ _ਛਤ੍ਹ _ਧਾਰੀਨ ਕੌ _ਛੋਭ _ਬਾਢੋ। 
ਕਿਤੇ ਫਾਸ ਫਾਸੇ ਕਿਤੇ ਮਾਰਿ ਛੋਰੇ। ਫਿਰੈ ਮਤ ਦੰਤੀ ਕਹੂੰ ਛੂਛ _ਘੋਰੇ। ੧੮। 


ਦੱਪਣ? 
ਜੂਝਿ ਜੂਝਿ ਸੁਭਟ ਸਾਮੁਹੇ ਮਰੈ। _ਚੁਨਿ ਚੁਨਿ ਕਿਤੇ ਬਰੈਗਨਿਨ ਬਰੈ। 
ਬਰਤ _ਬਰੋਗਨਿਨ ਜੁ ਨਰ _ਨਿਹਾਰੈ। ਲਰਿ ਲਰਿ ਮਰੈ ਨ ਸਦਨ ਸਿਧਾਰੈ। ੧੯। 
ਦੰਹਾਰਾ 
ਕ੍ਰਿਸਨ _ਜੀਤਿ ਸਭ ਸੂਰਮਾ ਰਾਜਾ ਦਏ ਛੁਰਾਇ। 
ਨਰਕਾਸੁਰ ਕੌ _ਘਾਇਯੋ ਅਬਲਾ _ਲਈ _ਛਿਨਾਇ। _੨0। 
ਇਹ ਚਰਿਤਰ _ਤਨ _ਚੰਚਲਾ ਰਾਜਾ ਦਏ ਛੁਰਾਇ। 
ਕ੍ਰਿਸਨ ਨਾਥ _ਸਭ ਹੂ ਕਰੇ _ਨਰਕਾਸੁਰਹਿ _ਹਨਾਇ। _੨੧। 
ਦੱਖਣ? 
ਸੋਰਹ ਸਪਤ ਕ੍ਰਿਸਨ ਤਿਯ _ਬਰੀ। _ਭਾਤਿ _ਭਾਤਿ ਕੇ _ਭੋਗਨ _ਭਰੀ। 
ਕੰਚਨ ਕੋ ਸਭ _ਕੋਟ _ਗਿਰਾਯੋ। _ਆਨਿ _ਦ੍ਰਾਰਿਕਾ ਦੁਰਗ _ਬਨਾਯੋ। _੨੨। 
ਨਾਵਲ 
ਗ੍ਰਿਹ ਕਾਹੂ ਕੇ ਚੌਪਰਿ ਮੰਡਤ ਹੈ ਤ੍ਰਿਯ ਕਾਹੂ ਸੋ ਫਾਗ ਮਚਾਵਤ ਹੈ। 
ਕਹੂੰ ਗਾਵਤ ਗੀਤ _ਬਜਾਵਤ ਤਾਲ ਸੁ ਬਾਲ ਕਹੂੰ _ਦੁਲਰਾਵਤ _ਹੈ। 
ਗਨਿਕਾਨ ਕੇ _ਖ੍ਯਾਲ ਸੁਨੈ _ਕਤਹੂੰ ਕਹੂੰ ਬਸਤੁ _ਅਨੂਪ _ਬਨਾਵਤ ਹੈ। 
ਸੁਭ ਚਿਤ੍ਰਨ ਚਿਤ ਸੁ ਸਿਤ ਹਰੇ ਕੋਊ ਤਾ ਕੌ ਚਰਿਤ੍ਰ ਨ ਪਾਵਤ ਹੈ। ੨੩। ੧। 
/ਏੱਤਾ ਨੰ ਲਾਰੇੜ੍ਹ ਪਖੂਯਾਨੇ /ਤੈਯਾ ਲਾਰੇਤ੍ਂ ਮੰਤ ਝੂਪ ਸੱਭਾਦੇ ਦੋਇ ਐਂ /ਤੰਨ ਯਾਰੇਤ੍ਰ ਗ਼ਆਪਤਆ 
ਮਤ ਨਭਨ ਸਤ) _26ਤ/ =੮੩6/ %ਫੜੀੰ/ 
ਦੰਹਰਾ 
ਇਕ _ਕੈਲਾਸ ਮਤੀ ਰਹੈ ਰਾਨੀ ਰੂਪ ਅਪਾਰ। 
ਜਾ ਤੇ ਜਗਤ ਨਰੇਸ ਬਿਧਿ ਸੀਖੀ ਜੁਧ ਮਝਾਰ। ੧। 


ਚੱਲ? 
ਸਿੰਘ ਸੁ ਬੀਰ ਨਾਥ ਇਕ ਤਾ ਕੋ। ਰੂਪ ਬੇਸ ਭਾਖਤ ਜਗ ਵਾ ਕੋ। 


ਅਪੁਮਾਨ _ਤਿਹ _ਪੂਭਾ _ਬਿਰਾਜੈ। _ਨਿਸਿਸਿ _ਦਿਨਿਸਿ _ਨਿਰਖਤ ਮਨੁ _ਲਾਜੈ। _੨। 


ਰੈਨਿ ਦਿਵਸ ਬੈਰਿਯਨ ਬਿਦਾਰੈ। _ਸਾਹ ਕੇ ਰੋਜ _ਪਰਗਨੇ ਮਾਰੈ। 
ਏਕ _ਜਹਾਜ ਜਾਨ ਨਹਿ _ਦੇਵੈ। ਲੂਟਿ ਲੂਟਿ _ਸਭਹਿਨ ਕੋ ਲੇਵੈ। ੩। 


ਚਰਿਤ੍ਰ ਪਾਖਿਆਨ ੭੮੧ 


ਭਾਲੰਨਾ ਛੰਦ 

(ਸ੍ਰੀ ਕ੍ਰਿਸ਼ਨ) ਉਥੇ ਪਹੁੰਚੇ ਤਾਂ ਬਹੁਤ ਭਾਰੀ ਯੁੱਧ _ਹੋਇਆ 
ਕ੍ਰੋਧ ਬਹੁਤ ਵਧ _ਗਿਆ। ਕਿਤਨੇ ਹੀ _ਫਾਹੀਆਂ ਵਿਚ ਫਸਾ ਲਏ ਅਤੇ _ਕਿਤਨਿਆਂ ਨੂੰ ਮਾਰ 
ਛਡਿਆ। ਕਿਤੇ ਮਦ ਮਸਤ ਹਾਥੀ ਫਿਰਦੇ ਹਨ ਅਤੇ ਕਿਤੇ ਖਾਲੀ 
ਜੱਪਣਾ 

ਸੂਰਮੇ ਸਾਹਮਣੇ ਹੋ ਕੇ ਲੜ _ਲੜ ਕੇ ਮਰ ਰਹੇ ਹਨ। _ਕਿਤਨਿਆਂ ਨੂੰ ਅਪੱਂਛਰਾਵਾਂ ਚੁਣ 
ਚੁਣ ਕੇ ਵਰ ਰਹੀਆਂ _ਹਨ। _ਅਪੌਂਛਰਾਵਾਂ ਦੁਆਰਾ ਵਰੇ ਹੋਇਆਂ ਨੂੰ ਜੋ ਵਿਅਕਤੀ ਵੇਖਦੇ 
ਹਨ, ਉਹ ਲੜ _ਲੜ ਕੇ ਮਰਦੇ ਹਨ, ਪਰ ਘਰਾਂ ਨੂੰ ਨਹੀਂ ਪਰਤਦੇ।੧੯। 


ਦੰਹਰਾ 


ਕਰ 
ਨਾਲ _ਰਮਣ _ਕੀਤਾ। ਸੋਨੇ _ਦਾ ਸਾਰਾ ਕਿਲ੍ਹਾ ਢਵਾ ਕੇ ਦ੍ਰਾਰਿਕਾ 


ਹੈ 
ਰਹੇ ਹਨ, ਕਿਤੇ ਤਾਲ ਵਜਾਏ ਜਾ ਰਹੇ ਹਨ ਅਤੇ ਕਿਤੇ 
ਰਿਹਾ ਹੈ। ਕਿਤੇ ਵੇਸ਼ਵਾਵਾਂ ਦੇ ਖਿਆਲ (ਗੀਤ ਦਾ ਇਕ ਰੂਪ) 
ਸੁਣੇ ਜਾ ਕਿਤੇ ਅਨੂਪਮ ਬਸਤੁ _ਬਣਾਏ ਜਾ ਰਹੇ ਹਨ। (ਕਿਤੇ) ਸ਼ੁਭ ਚਿਤਰ 
ਚਿਤ ਰੂਪ ਧਨ ਨੂੰ ਚੁਰਾਉਂਦੇ ਹਨ ਅਤੇ ਕੋਈ ਉਨ੍ਹਾਂ _ਚਰਿਤ੍ਹਾਂ ਨੂੰ ਸਮਝ ਨਹੀਂ _ਰਿਹਾ।੨੩। 
ਏਥੋਂ 26 ਗਰੇਤਰੰਪ/ਆਨ ਦੇ ਤੁਨਆ ਗਾਰੇੜ੍ਹ ਦੇ ਮੰ ਡੁਪ ਸੰਵਾਦ ਦੇ ੨/=ਵੇ' ਗਰੇੜ੍ਹ ਦੀ ਸ਼ਮਪਤ£ 
ਭਾ ਲਭ ਹੀ/ ੨/੨/ =੮੨// ਜਲਦਾ/ 


ਦੰਹਰਾ 

ਕੈਲਾਸ਼ ਮਤੀ ਨਾਂ ਦੀ ਇਕ ਅਤਿ ਸੁੰਦਰ ਰਾਣੀ ਹੁੰਦੀ ਸੀ ਜਿਸ ਤੋਂ ਜਗਤ ਦੇ 
ਰਾਜਿਆਂ ਨੇ ਯੁੱਧ ਦੀ ਸਿਖਿਆ ਲਈ ਸੀ।੧। 
ਦੱਖਣ? 

ਉਸ ਦਾ ਪਤੀ ਇਕ ਬੀਰ ਸਿੰਘ (ਨਾਂ ਦਾ ਵਿਅਕਤੀ) ਸੀ ਜਿਸ ਦੇ ਸਰੂਪ ਅਤੇ ਭੇਸ 
ਦੀ ਜਗਤ ਚਰਚਾ __ਕਰਦਾ _ਸੀ। _ਉਸ ਦੀ ਅਪਾਰ ਸੁੰਦਰਤਾ ਸ਼ੋਭਦੀ ਸੀ ਜਿਸ ਨੂੰ ਵੇਖ ਕੇ 


੭੮੨ 


ਸੀ _ਦਸਮ-ਗ੍ਰੰਥ ਸਾਹਿਬ 


%/ੜਾਲ 
ਲੂਟਿ ਫਿਰੰਗੀ ਲਏ ਸਕਲ ਇਕਠੇ _ਭਏ। 
ਸਾਹਜਹਾਂ ਜੂ ਜਹਾ ਤਹੀ ਸਭ ਹੀ __ਗਏ। 
ਸਭੈ ਲਗੇ _ਦੀਵਾਨਿ ਪੁਕਾਰੇ ਆਇ ਕੈ। 
ਹੋ ਹਮਰੋ ਨ੍ਯਾਇ ਕਰੋ ਇਹ ਹਨੋ ਰਿਸਾਇ ਕੈ। ੪। 


ਆਹਾ ਭਾਲ 


ਕਹੋਂ ਲੂਟਿ ਕਿਨ ਲਏ ਤਿਸੀ ਕੋ _ਮਾਰਿਯੈ। 

ਤਾਹੀ ਕੌ ਇਹ ਨੌਰ ਸੁ ਨਾਇ ਉਚਾਰਿਯੈ। 

ਤਾ ਧੈ ਅਬ ਹੀ ਅਪਨੀ ਫੌਜ ਪਠਾਇ ਹੈ। 

ਹੋਂ ਤਾ ਤੇ ਤੁਮਰੋ ਸਭ ਹੀ ਮਾਲ ਦਿਲਾਇ ਹੈ। ੫। 
/ਫਰੰਨਾ ਵਾਲ਼ 
ਦੰਹਰਾ 


ਜਹਾ _ਕਮਛ੍ਯਾ ਕੋ ਭਵਨ _ਤਿਸੀ ਠੌਰ ਕੇ ਰਾਇ। 
ਅਧਿਕ _ਫਿਰੰਗੀ ਮਾਰਿ ਕੈ ਲੀਨੋ ਮਾਲ _ਛਿਨਾਇ। ੬। 


ਚੱਪਲਾਂ 


ਐਸੇ ਜਬ _ਹਜਰਤਿ ਸੁਨਿ ਪਾਈ। ਫੌਜੈ ਅਤਿ ਹੀ ਤਹਾ ਪਠਾਈ। 
ਉਮਡਿ _ਅਨੀ _ਚਲਿ ਆਵੈ _ਤਹਾ। _ਰਾਜਤ ਭਵਨ _ਕਮਛ੍ਯਾ _ਜਹਾ। _੭। 


੭/ਤਲ 
ਤਬ ਲੌ ਸਿੰਘ ਸੁ ਬੀਰ ਲੋਕ ਦਿਵ ਕੇ ਗਯੋ। 
ਰਾਨੀ ਦਯੋ _ਜਰਾਇ ਨ ਲੋਗਨ ਭਾਖਿਯੋ। 


ਹੋ ਬਡੇ ਬਡੇ ਨ੍ਰਿਪ ਘਾਇ ਮਾਰ ਕ੍ਰੀਚਕ ਕਰੀ। ੧੧। 


ਚਰਿਤ੍ਰ ਪਾਖਿਆਨ 7੭੮੩ 


੭#ਤਲ 


ਲੁਟੇ ਗਏ ਸਾਰੇ _ਫਿਰੰਗੀ ਇਕੱਠੇ ਹੋ ਕੇ ਜਿਥੇ _ਸ਼ਾਹਜਹਾਂ ਬਾਦਸ਼ਾਹ _ਸੀ, ਉਥੇ _ਗਏ। 


ਦਸੋ, ਤੁਹਾਨੂੰ ਕਿਸ ਨੇ ਲੁਟਿਆ ਹੈ, (ਅਸੀਂ) ਉਸ ਨੂੰ ਮਾਰਦੇ ਹਾਂ। ਉਸ ਦਾ ਇਥੇ ਹੀ 
ਨਾਂ ਦਸੋ। ਹੁਣ ਹੀ ਉਸ ਉਤੇ ਆਪਣੀ ਫੌਜ _ਚੜਾਉਂਦਾ ਹਾਂ ਅਤੇ 
ਮਾਲ _ਦਿਵਾਉ'ਦਾ ਹਾਂ।੫। 
/ਫਰੰਨਆਂ ਨੇ /ਨੈਹਾ-- 
ਦੰਹਰਾ” 

ਜਿਥੇ _ਕਮਛ੍ਰਯਾ (ਦੇਵੀ) ਦਾ ਮੰਦਿਰ ਹੈ, ਉਥੋਂ ਦਾ ਹੀ ਉਹ ਰਾਜਾ ਹੈ। (ਉਸ ਨੇ) 
ਬਹੁਤ _ਫਿਰੰਗੀਆਂ ਨੂੰ ਮਾਰ ਕੇ ਮਾਲ ਖੋਹ _ਲਿਆ ਹੈ।੬। 
ਚੱਪਲਾਂ 

ਇਸ ਤਰ੍ਹਾਂ ਜਦ ਬਾਦਸ਼ਾਹ ਨੇ _ਸੁਣਿਆ। ਬਹੁਤ ਸਾਰੀਆਂ ਫੌਜਾਂ ਉਥੇ _ਭੇਜੀਆਂ। ਫੌਜ 
ਉਥੇ ਉਮਡ ਕੇ ਆ ਰਹੀ ਸੀ, ਜਿਥੇ ਕਮੜ੍ਯਾ ਦਾ ਮੰਦਿਰ ਸੁਸ਼ੋਭਿਤ _ਸੀ।੭। 


੭/=ਲ 


ਉਦੋਂ ਤਕ ਬੀਰ _ਸਿੰਘ _ਦਿਵ-ਲੋਕ (ਸਵਰਗ) ਵਿਚ ਜਾ ਚੁਕਿਆ ਸੀ। ਰਾਣੀ ਨੇ 
(ਰਾਜੇ ਦੀ ਦੇਹ ਨੂੰ) ਸਾੜ ਦਿੱਤਾ, ਪਰ ਲੋਕਾਂ ਨੂੰ ਨ _ਦਸਿਆ। (ਲੋਕਾਂ ਨੂੰ ਉਸ ਨੇ) ਕਿਹਾ ਕਿ 
ਰਾਜਾ ਕੁਝ ਦਿਨਾਂ ਤੋਂ ਅਸੁਅਸਥ ਹੈ। (ਰਾਣੀ ਨੇ) ਤਲਵਾਰ ਧਾਰਨ ਕਰ ਕੇ ਰਾਜ ਦਾ _ਕੰਮ- 
ਕਾਜ ਆਪ ਸੰਭਾਲ _ਲਿਆ।੮। 


ਜਦ _ਤਕ ਰਾਜਾ ਨਹੀਂ ਆਉਂਦਾ, ਤਦ ਤਕ ਮੈਂ ਜਾ ਕੇ (ਯੁੱਧ ਕਰਦੀ) ਹਾਂ। ਇਨ੍ਹਾਂ 


ਵੈਰੀਆਂ ਦੇ ਸਿਰ ਉਤੇ ਤਲਵਾਰ _ਚਲਾਉਂਦੀ ਹਾਂ। _ਸਾਰਿਆਂ ਵੈਰੀਆਂ ਨੂੰ ਮਾਰ ਕੇ, (ਫਿਰ) 
ਘਰ ਨੂੰ _ਪਰਤਾਂਗੀ ਅਤੇ _ਹਸ ਕੇ ਪਤੀ ਨੂੰ ਪੁਨਾਮ _ਕਰਾਂਗੀ।੯। 


ਇਹੋ ਜਿਹੇ ਬਚਨ ਸੁਣ ਕੇ ਸਾਰੇ ਸੂਰਮੇ ਖ਼ੁਸ਼ ਹੋ _ਗਏ। _ਸਭ ਨੇ ਭਾਂਤ ਭਾਂਤ ਦੇ ਸ਼ਸਤੁ 
ਹੱਥ ਵਿਚ ਲੈ ਲਏ। ਕੁਝ ਸੂਰਮੇ (ਰਾਣੀ ਨੂੰ ਵੈਰੀ ਦੀ) ਸੈਨਾ ਵਿਖਾ ਲਿਆਏ। ਉਹ ਫ਼ੌਜ ਵਿਚ 
ਆ ਕੇ ਧਸ ਗਈ ਅਤੇ ਸਭ ਨੂੰ ਮਾਰ ਦਿੱਤਾ।੧0। 


੮ 


(ਰਾਣੀ ਨੇ) ਰਾਤ ਨੂੰ ਦਸ ਹਜ਼ਾਰ ਬਲਦ _ਮੰਗਵਾ ਲਏ ਅਤੇ ਦੋ ਦੋ _ਮਸਾਲਾਂ ਬਾਲ 
ਕੇ ਬਲਦਾਂ ਦੇ ਸਿੰਘਾਂ ਨਾਲ ਬੰਨ੍ਹ ਦਿੱਤੀਆਂ। ਇਸ ਪਾਸੇ ਵਲ (ਬਲਦਾਂ ਨੂੰ) ਵੈਰੀ ਦਲ ਨੂੰ 
ਵਿਖਾ ਕੇ (ਆਪ) ਉਹ ਦੂਜੇ ਪਾਸਿਓਂ ਆ ਪਈ। ਵੱਡੇ ਵੌਡੇ ਰਾਜਿਆਂ ਨੂੰ ਕ੍ਰੀਚਕਾਂ ਵਾਂਗ 
ਮਾਰ ਦਿੱਤਾ।੧੧। 


੭੮੪ 


ਸੀ _ਦਸਮ-ਗ੍ਰੰਥ ਸਾਹਿਬ 


ਜਬ ਹੀ ਦੂਜੋ ਦਿਵਸ ਪਹੂਚ੍ਯੋ ਆਇ ਕੈ। 

ਭਰਿ _ਗੋਨੈ ਪਨਿਯਨ ਕੀ ਦਈ _ਚਲਾਇ ਕੈ। 

ਲੋਗ _ਖਜਾਨੌ ਜਾਨਿ ਟੂਟਿ ਤਾ ਪੈ ਪਰੇ। 

ਹੋ ਉਹਿ ਦਿਸਿ ਤੇ ਉਨ ਬਾਲ ਨ੍ਰਿਪਤਿ ਧਨ ਜੁਤ ਹਰੇ। ੧੨। 


ਦਿਨ ਦੂਜੋ _ਗਯੋ ਦਿਵਸ _ਤੀਸਰੋ _ਆਇਯੋ। 
ਤਬ ਰਾਨੀ ਦੁੰਦਭਿ ਇਕ _ਨੌਰ _ਬਜਾਇਯੋ। 

ਲੋਗ ਦਿਰਬੁ ਲੈ ਭਜੈ ਜੁ ਤਿਹ ਮਗੁ ਆਇਯੋ। 

ਹੋ _ਲੂਟਿ ਧਨੀ ਸਭ _ਲੀਏ ਨ ਜਾਨਿਕ ਪਾਇਯੋ। _੧੩। 


ਦਿਵਸ _ਚਤ੍ਰਥੇ _ਦੀਨੀ ਆਗਿ ਲਗਾਇ _ਕੈ। 
ਆਪੁ ਏਕ ਠਾ ਥਿਰ ਭਈ ਦਲਹਿ ਦੁਰਾਇ ਕੈ। 
ਸਭ ਰਾਜਨ ਕੇ ਲੋਗ _ਬੁਝਾਵਨ _ਲਾਗਏ। 
ਹੋ ਜੋ ਪਾਏ ਨ੍ਰਿਪ ਰਹੇ ਮਾਰਿ ਅਬਲਾ ਦਏ। ੧੪। 


ਹੋ ਪਿਤਾ ਪੂਤ `ਸਿਰ ਤੇਗ ਪੂਤ ਪਿਤੁ ਕੇ ਦਈ। ੧੫॥ 


ਦੰਹਰਾ 


ਚੱਪਲਾਂ 


ਪਿਤੁ ਲੈ ਖੜਗੁ ਪੂਤ ਕੋ ਮਾਰਿਯੋ। ਪੂਤ ਪਿਤਾ ਕੇ ਸਿਰ ਪਰ ਝਾਰਿਯੋ। 
ਐਸੇ ਲੋਹ ਪਰਿਯੋ _ਬਿਕਰਾਰਾ। ਸਭ _ਘਾਯਲ _ਭੇ ਭੂਪ _ਸਮਾਰਾ। _੧੮। 


੭%#ਤਲ 
ਦਿਵਸ _ਖਸਟਮੋ ਜਬੈ ਪਹੂਚ੍ਯੋ ਆਇ ਕੈ। 
ਦੋ ਦੋ ਮਰਦ ਲੌ ਖਾਈ ਗਈ ਖੁਦਾਇ ਕੈ। 
ਗਡਿ ਸੂਰੀ ਜਲ ਊਪਰ ਦਏ _ਬਹਾਇ ਕੈ। 
ਹੋ ਬਦ੍ਰਯੋ _ਖਲਨ ਸੋ ਜੁਧ ਖਿੰਗ ਖੁਨਸਾਇ ਕੈ। ੧੯। 


ਭਾਜਿ ਚਲੀ ਤ੍ਰਿਯ ਪਾਛੇ ਕਟਕ ਲਗਾਇ ਕੈ। 
ਪਛੇ 


ਚਰਿਤ੍ਰ ਪਾਖਿਆਨ 7੮੫ 


ਜਦੋਂ ਦੂਜਾ ਦਿਨ ਆ ਪਹੁੰਚਿਆ ਤਾਂ ਜੁਤੀਆਂ ਦੀਆਂ ਬੋਰੀਆਂ ਭਰ _ਕੇ ਭੇਜ _ਦਿੱਤੀਆਂ। 
(ਵੈਰੀ) ਲੋਕ ਖ਼ਜ਼ਾਨਾ ਸਮਝ ਕੇ ਉਸ ਉਤੇ ਟੁਟ ਕੇ ਪੈ ਗਏ। ਉਸ ਪਾਸੇ ਉਸ ਇਸਤਰੀ ਨੇ 
ਧਨ ਸਹਿਤ ਰਾਜਿਆਂ ਨੂੰ ਲੁਟ _ਲਿਆ।੧੨। 


(ਜਦ) ਦੂਜਾ ਦਿਨ ਬੀਤ ਗਿਆ ਅਤੇ ਤੀਜਾ ਦਿਨ ਆਇਆ ਤਾਂ ਰਾਣੀ ਨੇ ਇਕ ਥਾਂ 
ਤੇ ਨਗਾਰਾ ਵਜਾਇਆ। ਲੋਕੀਂ ਆਪਣੀ _ਧਨ-ਦੌਲਤ ਲੈ ਕੇ ਭਜੇ (ਅਤੇ ਇਹ ਉਸ) ਰਸਤੇ 
ਤੇ ਆ ਗਈ। (ਉਸ ਨੇ) ਸਾਰੇ ਧਨਵਾਨ ਲੁਟ ਲਏ, ਕਿਸੇ ਇਕ ਨੂੰ ਵੀ ਜਾਣ ਨ ਦਿੱਤਾ।੧੩। 


(ਉਸ ਨੇ) ਚੌਥੇ ਦਿਨ ਅੱਗ ਲਗਾ _ਦਿੱਤੀ। ਆਪ ਇਕ ਥਾਂ ਦਲ ਨੂੰ ਲੁਕਾ ਕੇ ਡਟ 
ਗਈ। ਰਾਜਿਆਂ ਦੇ ਸਾਰੇ ਲੋਕ ਅੱਗ ਬੁਝਾਉਣ ਲਗ _ਗਏ। (ਇਧਰ) ਜੋ ਰਾਜੇ ਰਹਿ ਗਏ, 
(ਉਨ੍ਹਾਂ _ਨੂੰ) ਇਸਤਰੀ ਨੇ ਮਾਰ _ਦਿੱਤਾ।੧੪। 


ਪੰਜਵੇਂ ਦਿਨ ਆਪਣੀ ਫ਼ੌਜ ਨੂੰ ਤਿਆਰ ਕਰ ਕੇ (ਵੈਰੀ ਦੀ) ਸੈਨਾ ਵਿਚ ਮਸ਼ਾਲਾਂ ਜਗਾ 
ਕੇ ਜਾ ਪਈ। ਰਾਜੇ ਦੀ ਸੈਨਾ ਨੂੰ ਮਾਰਦੀ ਕੁਟਦੀ ਹੋਈ ਆਪ ਨਿਕਲ ਗਈ। _(ਵੈਰੀ ਦਲ 
ਵਿਚ ਅਜਿਹੀ ਅਫਰਾ _ਤਫਰੀ ਮਚ ਗਈ ਕਿ) ਪਿਓ ਨੇ ਪੁੱਤਰ ਦੇ ਸਿਰ ਵਿਚ ਅਤੇ ਪੁੱਤਰ 
ਨੇ ਪਿਤਾ ਦੇ _ਸਿਰ ਵਿਚ ਤਲਵਾਰ ਮਾਰ _ਦਿੱਤੀ।੧੫। 


ਦੰਹਾਰਾ 
ਰਾਤ ਵੇਲੇ ਉਨ੍ਹਾਂ ਵਿਚ _ਘਮਸਾਨ ਯੁੱਧ _ਹੋਇਆ। ਸੂਰਮੇ ਜੂਝ ਮਰੇ, ਪਿਤਾ ਨੇ ਪੁੰਤਰ ਨੂੰ 


ਅਤੇ ਪੁੱਤਰ ਨੇ ਪਿਤਾ ਨੂੰ ਮਾਰ ਦਿੱਤਾ।੧੬। ਰਾਤ ਵੇਲੇ ਉਨ੍ਹਾਂ ਦੀ ਫ਼ੌਜ ਵਿਚ ਭਿਆਨਕ ਯੁੱਧ 
ਹੋਇਆ। ਵੱਡੇ ਛੋਟੇ, ਰਾਜਾ ਪੂਜਾ, ਬੇਸ਼ੁਮਾਰ ਲੋਕ ਘਾਇਲ ਹੋ _ਗਏ।੧੭। 


ਚੱਪਣਾ 

ਪਿਤਾ ਨੇ ਤਲਵਾਰ ਲੈ ਕੇ ਪੁੱਤਰ ਨੂੰ ਮਾਰ ਦਿੱਤਾ ਅਤੇ ਪੁੱਤਰ ਨੇ (ਤਲਵਾਰ ਲੈ ਕੇ) 
ਪਿਤਾ ਦੇ ਸਿਰ ਉਤੇ ਝਾੜ _ਦਿੱਤੀ। ਇਤਨਾ ਭਿਆਨਕ ਯੁੱਧ ਹੋਇਆ ਅਤੇ ਸਾਰੇ ਰਾਜੇ 
ਘਾਇਲ ਹੋ ਕੇ ਮਾਰੇ __ਗਏ।੧੮। 
੭%#ਤਾਲ 


ਜਦੋਂ ਛੇਵਾਂ ਦਿਨ ਹੋਇਆ ਤਾਂ ਦੋ ਦੋ ਮਰਦਾਂ ਜਿੰਨੀ ਡੂੰਘੀ ਖਾਈ ਪੁਟਵਾਈ ਗਈ। 
(ਉਸ ਵਿਚ) (ਲੋਹੇ ਦੇ) ਸੂਲ _ਗਡ _ਕੇ ਉਪਰ ਪਾਣੀ ਵਹਾ ਦਿੱਤਾ। ਆਪ ਉਨ੍ਹਾਂ ਦੁਸ਼ਟਾਂ ਨਾਲ 
ਯੁੱਧ _ਮਿਥ ਕੇ ਘੋੜਿਆਂ ਨੂੰ _ਮਛਰਾ _ਦਿੱਤਾ।੧੯। 


(ਰਾਣੀ ਨੇ) ਸੈਨਾ ਨੂੰ ਦੋ ਕਤਾਰਾਂ ਬਣਾ ਕੇ ਖੜਾ __ਕਰ _ਦਿੱਤਾ। ਤੀਰਾਂ, ਬੰਦੂਕਾਂ ਅਤੇ 
ਤਲਵਾਰਾਂ ਦੀ ਚਿਰ ਤਕ ਮਾਰ ਚਲਦੀ _ਰਹੀ। _(ਫਿਰ) ਰਾਣੀ ਆਪਣੀ ਫੌਜ ਨੂੰ ਪਿਛੇ _ਲਗਾ 
ਕੇ ਭਜ ਪਈ। (ਇਹ ਵੇਖ ਕੇ ਵੈਰੀ ਦਲ ਨੇ ਪਿਛਾ ਕੀਤਾ) ਘੋੜਿਆਂ ਨੂੰ ਨਚਾਉਂਦੇ ਹੋਏ 
ਘੋੜ-ਸਵਾਰ ਖਾਈ ਵਿਚ ਡਿਗ ਕੇ (ਸੂਲਾਂ ਨਾਲ) _ਪਛੇ _ਗਏ।੨0। 


੭੮੬ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਏਕ _ਬਾਰ ਸੋਰਹ ਸਹਸ ਸ੍ਰਾਰ ਜੁਝੇ ਬਰਬੀਰ। 
ਬਹੁਰਿ ਆਨਿ ਅਬਲਾ ਪਰੀ ਹਨੇ ਤੁਪਕ ਕੈ _ਤੀਰ। _੨੧। 


੭%#ਤਲ 
ਜਬੈ _ਸਪਤਵੌ ਦਿਵਸ _ਪਹੂਚਿਯੋ ਆਇ _ਕਰਿ। 
ਸਭ _ਪਕਵਾਨਨ ਮੋ ਦਈ ਜਹਰ _ਡਰਾਇ ਕਰਿ। 
ਵਿ 
ਹੋ ਔਰ ਨੌਰ ਚਲਿ ਗਈ ਨਿਸਾਨੁ ਦਿਵਾਇ ਕੈ। ੨੨। 


ਵਿ ਪਿ ਹੀ ਮਹ 
ਘੂਮਤ 


ਸਿ 
ਤੋ 


ਕੋ ਦਈ ਖਪਾਇ। 
ਗ੍ਰਿਹ ਕੋ ਗਈ ਜੈ ਦੁੰਦਭੀ ਬਜਾਇ। ੨੭। 
ਤਾਹੀ ਤੇ ਜਗਤੇਸ ਨ੍ਰਿਪ _ਸੀਖੇ ਚਰਿਤ _ਅਨੇਕ। 
ਸਾਹਿਜਹਾਂ ਕੇ ਬੀਰ ਸਭ ਚੁਨਿ ਚੁਨਿ ਮਾਰੇ ਏਕ। ੨੮। ੧। 


/ਛਤ ਹਨੀ ਲਾਰੇਤ੍ਹ ੫ਥ੍ਯਾਨੇ /ਤੇਯਾ ਲਰੇਤ੍ਹੰ ਮੰ ਭੂਆ ਅੰਭਾਏ ਛੋਟ ਤੱ ਚਾਰ ਗਾਹੋੜ੍ਹ ਆਆਮਤਨ' 


ਡਾ ਸਭਨ ਸ੍ਤ/ ੨65/ =੩੮੫੮/ %ਫਲੁੰ/ 


ਚੱਪਲਾਂ 


ਭੂਪ _ਬਡੀ ਗੁਜਰਾਤ _ਬਖਨਿਯਤ। _ਬਿਜੈ _ਕੁਅਰਿ _ਤਾ ਕੀ ਤ੍ਰਿਯ _ਜਨਿਯਤ। 


ਛਤ੍ਹੀ ਏਕ ਤਹਾ __ਬਡਭਾਗੀ। _ਤਾ ਤਨ ਦ੍ਰਿਸਟਿ ਕੁਅਰਿ ਕੀ ਲਾਗੀ। 


ਦੇਉ | 


੧। 


ਚਰਿਤ੍ਰ ਪਾਖਿਆਨ ਉਵ, 


ਦੰਹਾਰਾ 
ਇਕੋ ਵਾਰ ਹੀ ਸੋਲਹਾਂ ਹਜ਼ਾਰ ਸੂਰਮੇ ਸਵਾਰ ਜੂਝ _ਮਰੇ। ਰਾਣੀ ਫਿਰ ਆ ਪਈ ਅਤੇ 
ਬੰਦੂਕਾਂ ਅਤੇ _ਤੀਰਾਂ _ਨਾਲ _(ਬਾਕੀ _ਬਚੇ _ਹੋਇਆਂ ਨੂੰ) ਮਾਰ _ਮੁਕਾਇਆ।੨੧। 


੭/#ਤਲ 


ਜਦੋ ਸੱਤਵਾਂ ਦਿਨ ਆਣ ਪਹੁੰਚਿਆ ਤਾਂ ਸਾਰਿਆਂ ਖਾਣਿਆਂ ਵਿਚ ਜ਼ਹਿਰ ਮਿਲਾ 
ਦਿੱਤੀ। ਕੁਝ ਚਿਰ ਲਈ ਵੈਰੀਆਂ ਨਾਲ ਯੁੱਧ ਕਰ ਕੇ ਅਤੇ (ਉਨ੍ਹਾਂ ਨੂੰ) ਖੰਡ ਖੰਡ ਕਰ ਕੇ 
ਫਿਰ ਨਗਾਰਾ ਵਜਾ ਕੇ ਦੂਜੇ ਪਾਸੇ ਚਲੀ _ਗਈ।੨੨। 


ਜਦ ਅਜ ਰਲੀ ਰਾ ਉਚੀ -ਦ ਕਹ ,ਇਧਿਰੀ ਪੇ. ਜਿਹੀ ਜੀਰਾ ਹਲ ਗਰਕ 
ਸਰਕ ਕੇ ਅਤੇ _ਬਰਛੀਆਂ ਹੱਥ _ਵਿਚ ਲੈ ਕੇ ਸਾਰਿਆਂ ਪਾਸਿਆਂ ਤੋਂ ਕਿਲ੍ਹੇ ਦੇ ਦਰਵਾਜ਼ੇ ਵਲ 
ਟੁਟ ਪਏ। (ਉਥੋਂ) ਮਠਿਆਈ ਖੋਹ ਕੇ ਗੰਢਾਂ ਬੰਨ੍ਹ _ਲਈਆਂ।੨੩। 


ਦੰਹਰਾ 

(ਉਥੇ) ਜੋ ਜੋ ਆਦਮੀ ਬੈਠ ਬੈਠ ਕੇ ਮਠਿਆਈ ਖਾਂਦਾ ਸੀ, ਉਸ ਦੇ ਸ਼ਰੀਰ ਨੂੰ ਜ਼ਹਿਰ 
ਦੀ ਮਸਤੀ ਚੜ੍ਹ ਜਾਂਦੀ ਅਤੇ ਤੁਰਤ ਤੜਫ ਤੜਫ ਕੇ ਮਰ _ਜਾਂਦਾ।੨੪। _ਚਾਰ _ਪੰਜ ਘੜੀਆਂ 
ਬੀਤਣ ਤੇ ਰਾਣੀ ਤਲਵਾਰ ਧਾਰਨ ਕਰ ਕੇ ਟੁਟ ਕੇ ਪੈ ਗਈ ਅਤੇ ਜੋ ਜ਼ਹਿਰ (ਦੇ ਅਸਰ 
ਕਰ ਕੇ) ਘੁਮੇਰੀਆਂ ਖਾਂਦੇ ਪਏ ਸਨ, ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ।੨੫। 


੭/=ਲ 


ਫਿਰ ਇਸਤਰੀ ਨੇ ਦੂਤ ਭੇਜ ਕੇ ਮੇਲ ਮਿਲਾਪ ਦੀ ਵਿਵਸਥਾ ਕੀਤੀ ਅਤੇ ਆਪ ਚੰਗੀ 
ਸੈਨਾ ਤਿਆਰ ਕਰ ਕੇ ਚਲ _ਪਈ। ਜਦੋਂ ਬੰਦੂਕਾਂ ਦੀ ਮਾਰ ਤੋਂ ਸੈਨਾ ਪਰੇ ਲੰਘ ਗਈ, ਤਾਂ 
ਕ੍ਰਿਪਾਨਾਂ ਕਢ ਕੇ ਅਤੇ ਘੋੜੇ ਭਜਾ ਕੇ (ਵੈਰੀ ਦਲ ਉਤੇ) ਟੁੱਟ ਕੇ ਪੈ ਗਈ।੨੬। 
ਦੰਹਰਾ” 

ਸਾਰਿਆਂ ਰਾਜਿਆਂ ਨੂੰ ਮਾਰ ਕੇ (ਉਨ੍ਹਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ ਅਤੇ ਜਿਤ 
ਦਾ ਧੌਂਸਾ ਵਜਾਉਂਦੀ ਹੋਈ ਯੁੱਧ ਜਿਤ ਕੇ ਘਰ ਨੂੰ (ਪਰਤ) ਗਈ।੨੭। ਉਸੇ ਤੋਂ _ਜਗਤ 
ਸੁਆਮੀ ਰਾਜਿਆਂ ਨੇ ਅਨੇਕ ਚਰਿਤ੍ਰ _ਸਿਖੇ। (ਉਸ ਨੇ) ਸ਼ਾਹਜਹਾਨ ਦੇ ਇਕ ਇਕ ਸੂਰਮੇ 
ਚੁਣ ਚੁਣ ਕੇ ਮਾਰਿਆ।੨੮। 

/ਟਥੇਂ ਨੂੰ ਗਰੇਤੂੱਪ/ੰਮਆਨ ਦੇ ਤੂੰਆ ਗਾਰੇਤ੍ ਦੇ ਮੰਤ ਭੂਪ ਸੰਵਾਦ ਦੇ ੭6#ਵੇ' ਗਰੈੜ੍ਹ ਦੀ ਸਮਘਤਨੀ 

ਭਾ ੍ਭ _ਹੀ/ _26੪/ =੮੫੮/ ਚਲਦਾ/ 


02੧੨ 7 


ਚੱਪਾਣ 

ਵੱਡੀ ਗੁਜਰਾਤ ਦਾ ਇਕ ਰਾਜਾ ਦਸਿਆ ਜਾਂਦਾ ਸੀ। ਉਸ ਦੀ ਇਸਤਰੀ ਦਾ ਨਾਂ ਬਿਜੈ 
ਕੁਅਰਿ ਜਾਣਿਆ ਜਾਂਦਾ ਸੀ। _ਉਥੇ ਇਕ ਵਡਭਾਗੀ ਛਤ੍ਰੀ ਰਹਿੰਦਾ ਸੀ। ਉਸ ਨਾਲ ਕੁਮਾਰੀ 
ਦੀਆਂ _ਔਖਾਂ ਲੜ __ਗਈਆਂ।੧। 


ਦਰ ਹਕ 


ਦੰਹਰਾ 
ਰਾਨੀ _ਮੀਤਹਿ ਸੰਗ _ਲੈ _ਬਾਗਹਿ ਗਈ _ਲਵਾਇ। 
ਕਾਮ ਭੋਗ ਤਾ ਸੋ ਕਰਿਯੋ ਹਿਰਦੈ ਹਰਖ ਉਪਜਾਇ। ੩। 
ਜਹਾ ਬਾਗ ਮੋ ਜਾਰ ਸੋ ਰਾਨੀ ਰਮਤ _ਬਨਾਇ। 
ਤਾ ਕੋ ਨ੍ਰਿਪ ਕੌਤਕ ਨਮਿਤਿ ਤਹ ਹੀ ਨਿਕਸਿਯੋ ਆਇ। ੪। 
ਦੱਪਣ? 
ਰਾਜਾ ਰਾਨੀ ਡਰ _ਪਾਨੀ। ਮਿਤ੍ਰ ਪਏ ਇਹ _ਭਾਤਿ _ਬਖਾਨੀ। 
ਕਹੀ ਚਿਤ ਮੈ ਧਰਿਯਹੁ। ਮੂੜ ਰਾਵ ਤੇ ਨੈਕੁ ਨ ਡਰਿਯਹੁ। ੫। 
%7ਤਲ 
ਇਕ ਗਡਹਾ ਮੈ ਦਯੋ ਜਾਰ ਕੋ ਡਾਰਿ ਕੈ। 
ਤਖਤਾ ਪਰ _ਬਾਘੰਬਰ _ਡਾਰਿ _ਸੁਧਾਰਿ ਕੈ। 
ਆਪੁ ਜੋਗ ਕੋ ਭੇਸ ਬਹਿਠੀ ਤਹਾ ਧਰ। 
ਹੋ ਰਾਵ ਚਲਿਯੋ _ਦਿਯ ਜਾਨ ਨ ਆਨ੍ਯੋ ਦ੍ਰਿਸ਼ਟਿ ਤਰ। ੬। 


ਰਾਇ ਨਿਰਖਿ ਤਿਹ ਰੂਪ ਚਕ੍ਰਿਤ ਚਿਤ ਮੈ ਭਯੋ। 
ਕਵਨ ਦੇਸ ਕੋ ਏਸ ਭਯੋ ਜੋਗੀ ਕਹਿਯੋ। 
ਯਾ ਕੋ ਦੋਨੋ ਪਾਇਨ ਪਰਿਯੈ ਜਾਇ ਕੈ। 
ਹੋ ਆਇਸੁ ਕੌ ਲਈਐ ਚਿਤ ਬਿਰਮਾਇ ਕੈ। ੭। 


ਚੱਪਲਾਂ 


ਜਬ ਰਾਜਾ ਤਾ ਕੇ ਢਿਗ ਆਯੋ। ਜੋਗੀ ਉਠਿਯੋ ਨ ਬੈਨ ਸੁਨਾਇਯੋ। 
ਇਹ ਦਿਸਿ ਤੇ ਉਹਿ ਦਿਸਿ ਪੁਭ ਗਯੋ। ਤਬ ਰਾਜੈ ਸੁ ਜੋਰ ਕਰ ਲਯੋ। ੮। 


ਨਮਸਕਾਰ ਜਬ ਤਿਹ ਨ੍ਰਿਪ ਕਿਯੋ। ਤਬ ਜੋਗੀ ਮੁਖ ਫੇਰਿ ਸੁ ਲਿਯੋ। 
ਜਿਹ ਜਿਹ ਦਿਸਿ ਰਾਜਾ ਚਲਿ ਆਵੈ। ਤਹ ਤਹ ਤੇ ਤ੍ਰਿਯ ਆਖਿ ਚੁਰਾਵੈ। ੯। 


ਯਹ ਗਤਿ ਦੇਖਿ ਨ੍ਰਿਪਤਿ ਚਕਿ ਰਹਿਯੋ। ਧੈਨਿ ਧੈਨਿ ਮਨ ਮੈ ਤਿਹ ਕਹਿਯੋ। 
ਯਹ ਮੋਰੀ ਪਰਵਾਹਿ ਨ ਰਾਥੈ। ਤਾ ਤੇ ਮੋਹਿ ਨ ਮੁਖ ਤੇ ਭਾਖੇ। ੧0। 


ਚਰਿਤ੍ਰ ਪਾਖਿਆਨ 9 


੭/#ਤਲ 


ਰਾਤ ਪੈਣ ਤੇ ਇਸਤਰੀ ਨੇ ਉਸ ਨੂੰ ਬੁਲਾ ਲਿਆ ਅਤੇ ਰੁਚੀ ਪੂਰਵਕ ਉਸ _ਨਾਲ 
ਚਿਰ _ਤਕ _ਰਤੀ-ਕ੍ਰੀੜਾ _ਕੀਤੀ। (ਉਸ ਨੂੰ) ਲਿਪਟ _ਲਿਪਟ ਕੇ ਛਾਤੀ ਨਾਲ _ਲਗਾਉਂਦੀ ਅਤੇ 
ਛਡਿਆ ਜਾਣਾ ਚੰਗਾ _ਨ__ਲਗਦਾ। _(ਉਹ) ਭਾਂਤ ਭਾਂਤ ਦੇ ਆਸਣ ਕਰਦੀ ਹੋਈ ਸੁਹਾਵਣੀ 
ਲਗ ਰਹੀ _ਸੀ।੨। 


ਦੰਹਰਾ 


ਰਾਣੀ ਮਿਤਰ ਨੂੰ ਨਾਲ ਲੈ ਕੇ ਬਾਗ ਵਿਚ ਗਈ ਅਤੇ ਹਿਰਦੇ ਵਿਚ ਖੁਸ਼ ਹੋ ਕੇ ਉਸ 
ਨਾਲ _ਕਾਮ _ਭੋਗ _ਕੀਤਾ।੩। ਬਾਗ਼ ਵਿਚ _ਜਿਥੇ _ਰਾਣੀ ਯਾਰ ਨਾਲ _ਰਮਣ ਕਰ ਰਹੀ ਸੀ, ਤਾਂ 
ਉਧਰ ਨੂੰ ਰਾਜਾ ਕੌਤਕ ਵਸ _ਆ _ਨਿਕਲਿਆ।੪। 


ਚੱਘਣ?/ 
ਰਾਜੇ ਨੂੰ ਵੇਖ ਕੇ ਰਾਣੀ ਡਰ ਗਈ ਅਤੇ ਮਿਤਰ ਪ੍ਰਤਿ ਕਹਿਣ ਲਗੀ। ਮੇਰੀ _ਗੌਲ 
ਮਨ ਵਿਚ ਧਾਰਨ ਕਰ ਅਤੇ ਮੂਰਖ ਰਾਜੇ ਤੋਂ ਜ਼ਰਾ ਵੀ ਨ _ਡਰ।੫। 


੭/#ਤਲ 


ਉਸ ਨੇ ਯਾਰ ਨੂੰ ਇਕ ਟੋਏ ਵਿਚ ਸੁਟ ਦਿੱਤਾ ਅਤੇ (ਉਸ ਉਤੇ) ਤਖ਼ਤਾ ਰਖ ਕੇ ਉਸ 
ਉਪਰ ਚੰਗੀ ਤਰ੍ਹਾਂ ਨਾਲ ਸ਼ੇਰ ਦੀ _ਖਲ੍ਹ ਵਿਛਾ ਦਿੱਤੀ। ਆਪ ਜੋਗ ਦਾ ਭੇਸ ਬਣਾ ਕੇ ਉਪਰ 
ਬੈਠ _ਗਈ। ਰਾਜੇ ਨੂੰ ਚਲਣ ਦਿੱਤਾ ਅਤੇ (ਉਸ ਨੂੰ) ਦ੍ਰਿਸ਼ਟੀ ਹੇਠ ਨ __ਲਿਆਉਂਦਾ।੬। 
ਰਾਜਾ ਉਸ ਦਾ ਰੂਪ ਵੇਖ ਕੇ ਚਿਤ ਵਿਚ ਹੈਰਾਨ ਹੋ ਗਿਆ ਅਤੇ ਕਹਿਣ ਲਗਾ ਕਿ 
ਕਿਹੜੇ ਦੇਸ ਦਾ ਰਾਜਾ ਜੋਗੀ ਹੋ_ਗਿਆ ਹੈ। ਇਸ ਦੇ ਦੋਹਾਂ ਪੈਰਾਂ ਉਤੇ ਪੈਣਾ ਚਾਹੀਦਾ ਹੈ 


ਅਤੇ ਇਸ ਦਾ ਮਨ ਪ੍ਰਸੰਨ ਕਰ _ਕੇ ਆਗਿਆ (ਭਾਵ ਅਸੀਸ) ਲੈਣੀ ਚਾਹੀਦੀ ਹੈ।੭। 


ਚੱਪਾਣ 

ਜਦ ਰਾਜਾ ਉਸ ਕੋਲ ਆਇਆ, ਤਾਂ ਜੋਗੀ ਨ ਉਠਿਆ ਅਤੇ ਨ ਹੀ ਬੋਲਿਆ। ਰਾਜਾ 
ਇਸ ਪਾਸੇ ਤੋਂ ਉਸ ਪਾਸੇ ਵਲ ਗਿਆ। (ਜਦ ਜੋਗੀ ਕੁਝ ਨ ਬੋਲਿਆ) ਤਦ ਰਾਜੇ ਨੇ ਹੱਥ 
ਜੋੜ ਲਏ।੮। 

ਰਾਜੇ ਨੇ ਜਦ ਉਸ ਨੂੰ ਪੁਨਾਮ ਕੀਤਾ, ਤਦ ਜੋਗੀ ਨੇ ਮੁਖ ਫੇਰ ਲਿਆ। ਜਿਸ ਜਿਸ 
ਪਾਸੇ ਵਲ ਰਾਜਾ ਚਲ _ਕੇ ਆਉਂਦਾ, ਉਸ ਉਸ ਪਾਸੇ ਵਲੋਂ ਇਸਤਰੀ (ਜੋਗੀ) ਔਖ _ਬਚਾ 
ਲੈ'ਦੀ।੯। 

ਇਹ ਹਾਲਤ ਵੇਖ ਕੇ ਰਾਜਾ ਹੈਰਾਨ ਰਹਿ ਗਿਆ ਅਤੇ ਮਨ ਵਿਚ ਜੋਗੀ ਨੂੰ ਧੰਨ ਧੰਨ 
ਕਹਿਣ _ਲਗਾ। _ਇਹ ਮੇਰੀ ਪਰਵਾਹ _ਨਹੀਂ ਕਰਦਾ, ਇਸ _ਲਈ ਮੈਨੂੰ ਮੁਖ ਤੋਂ ਕੁਝ ਨਹੀਂ 
ਬੋਂ ਲਦਾ।੧0। 


੭੮੯0 


ਸੀ _ਦਸਮ-ਗ੍ਰੰਥ ਸਾਹਿਬ 


ਅਨਿਕ _ਜਤਨ _ਰਾਜਾ _ਕਰਿ ਹਾਰਿਯੋ। _ਕ੍ਯੋਹੂੰ _ਨਹਿ _ਰਾਨੀਯਹਿ _ਨਿਹਾਰਿਯੋ। 
ਕਰਤ ਕਰਤ ਇਕ ਬਚਨ _ਬਖਾਨੋ। ਮੂਰਖ ਰਾਵ ਨ ਬੋਲਿ ਪਛਾਨੋ। _੧੧। 


ਬਾਤੈ ਸੋ ਨ੍ਰਿਪ ਸੋ ਕੋਊ ਕਰੈ। ਜੋ ਇਛਾ ਧੰਨ ਕੀ ਮਨ ਧਰੈ। 
ਰਾਵ ਰੰਕ ਹਮ ਕਛੂ ਨ ਜਾਨੈ। ਏਕੈ ਹਰਿ ਕੋ ਨਾਮ ਪਛਾਨੈ। ੧੨। 


ਬਾਤੈ ਕਰਤ _ਨਿਸਾ _ਪਰਿ ਗਈ। ਨ੍ਰਿਪ ਸਭ ਸੈਨ ਬਿਦਾ ਕਰ ਦਈ। 
ਹ੍ਰੈ ਏਕਲ ਰਹਿਯੋ ਤਹ ਸੋਈ। ਚਿੰਤਾ ਕਰਤ ਅਰਧ _ਨਿਸਿ ਖੋਈ। ੧੩। 


੭/ਤਲ 
ਸੋਇ ਨ੍ਰਿਪਤਿ ਲਹਿ ਗਯੋ ਤ੍ਰਿਯ ਮੀਤਹਿ _ਉਚਰਿਯੋ। 
ਕਰ ਭੇ ਟੂੰਭਿ ਜਗਾਇ ਭੋਗ ਬਹੁ ਬਿਧਿ ਕਰਿਯੋ। 
ਜਾਤ ਤਹਾ ਤੇ ਭਏ ਯਹੈ ਲਿਖਿ ਖਾਤ ਪਰ। 


੮ 


ਹੋ ਸੂਰਗ ਦੇਖਿ ਭੂਅ ਦੇਖਿ ਸੁ ਗਏ ਪਤਾਰ ਤਰ। ੧੪। 
ਚੱਪਾਣ? 
ਭਈ ਪ੍ਰਾਤ ਰਾਜਾ ਸੁਧਿ ਲਯੋ। _ਤਿਨੈ ਨ ਤਹਾ ਬਿਲੋਕਤ _ਭਯੋ। 
ਗਡਹਾ ਪਰ ਕੋ _ਲਿਖ੍ਯੋ _ਨਿਹਾਰਿਯੋ। _ਮੌਤ੍ਰਿਨ ਜੁਤਿ ਇਹ _ਭਾਤਿ _ਬਿਚਾਰਿਯੋ। _੧੫। 
ਦੰਹਰਾ 
ਯਾ _ਜੋਗੀਸੂਰ ਲੋਕ _ਲਖਿ _ਬਹੁਰਿ ਲਖ੍ਯੋ ਯਹ _ਲੋਕ। 
ਅਬ _ਪਤਾਰ ਦੇਖਨ ਗਯੋ ਹ੍ਹੈ ਕੈ ਹ੍ਰਿਦੈ ਨਿਸੋਕ। ੧੬। 
ਚੱਪਾਣ? 
ਸਿਧ ਸਿਧ ਸਭ ਤਾਹਿ ਉਚਾਰੈ। ਭੇਦ ਅਭੇਦ ਨ ਮੂੜ ਬਿਚਾਰੈ। 
ਇਹ ਚਰਿਤ੍ਰ _ਤ੍ਰਿਯ ਜਾਰ _ਬਚਾਯੋ। _ਰਾਜਾ ਤੋ __ਗਡਹਾ_ਪੂਜਾਯੋ। _੧੭। 


ਗਡਹਾ ਕੀ ਪੂਜਾ ਨ੍ਰਿਪ ਕਰੈ। ਤਾ ਕੀ ਬਾਤ ਨ ਚਿਤ ਮੈ ਧਰੈ। 
ਸੂਰਗ ਛੋਰਿ ਜੋ _ਪਯਾਰ _ਸਿਧਾਰੋ। ਨਮਸਕਾਰ ਹੈ ਤਾਹਿ ਹਮਾਰੋ। ੧੮। _੧। 


/ਏੱਤਾ ਨੰ ਗਾਰੇਤ੍ਰ ਪਖੂਯਾਨੇ /$ੈਯਾ ਲਾਠਤੇ ਮਹਾਂ ਭੂਪ ਨੰਭਾਏੇ ਦੋਇ ਸੌਂ ਘਾਲ ਲਾਰੇਤ੍ਰ ਗ਼ਆਮਤਆ 
ਸਤ ਨਭਨ ਨ੍ਤ/ _੨%੪/ ੨੮੭੬੭ #ਫਲੀ/ 


ਚੱਪਣਾ 
ਸੁਘਰਾਵਤੀ ਨਗਰ _ਇਕ _ਸੁਨਾ। ਸਿੰਘ _ਬਿਸੇਸੂਰ ਰਾਵ ਸ਼ਹੁ _ਗੁਨਾ। 
ਇਸਕਮਤੀ ਤਾ ਕੀ ਬਰ _ਨਾਰੀ। _ਖੋਜਿ ਲੋਕ ਚੌਦਹੂੰ _ਨਿਕਾਰੀ। _੧। 


ਚਰਿਤ੍ਰ ਪਾਖਿਆਨ ੭੯੧ 


ਰਾਜਾ ਅਨੇਕ ਯਤਨ _ਕਰ _ਕੇ _ਹਾਰ ਗਿਆ, ਪਰ ਕਿਸੇ ਤਰ੍ਹਾਂ ਰਾਣੀ ਨੇ ਨ ਵੇਖਿਆ। 
ਕਰਦਿਆਂ ਕਰਦਿਆਂ (ਆਖਿਰ ਰਾਣੀ ਨੇ) ਮੂਹੋਂ ਇਕ ਬੋਲ ਕਿਹਾ, ਪਰ ਮੂਰਖ ਰਾਜਾ ਬੋਲ ਨ 
ਪਛਾਣ ਸਕਿਆ।੧੧। 

ਰਾਜੇ ਨਾਲ ਉਹੀ ਗੱਲ ਕਰੇ ਜੋ ਮਨ ਵਿਚ _ਧਨ ਦੀ ਇੱਛਾ _ਰਖਦਾ _ਹੋਵੇ। ਅਸੀਂ 
ਰਾਜੇ ਅਤੇ ਰੰਕ _(ਨਿਰਧਨ) ਨੂੰ ਕੁਝ ਨਹੀਂ ਜਾਣਦੇ, (ਬਸ) ਇਕੋ ਹਰੀ ਦਾ ਨਾਮ ਹੀ 
ਪਛਾਣਦੇ ਹਾਂ।੧੨। 

ਗੱਲਾਂ ਕਰਦਿਆਂ ਕਰਦਿਆਂ ਰਾਤ ਪੈ _ਗਈ। ਰਾਜੇ ਨੇ ਸਾਰੀ ਸੈਨਾ ਭੇਜ ਦਿੱਤੀ। ਉਥੇ 
ਉਹ _ਇਕਲਾ _ਹੀ__ਰਹਿ ਗਿਆ ਅਤੇ ਚਿੰਤਾ ਕਰਦਿਆਂ (ਭਾਵ ਸੋਚਦਿਆਂ) ਔਧੀ ਰਾਤ 
ਬੀਤ _ਗਈ।੧੩। 
੭%#ਤਾਲ 


ਹੱਥ ਨਾਲ ਟੁੰਬ ਕੇ ਜਗਾਇਆ ਅਤੇ ਬਹੁਤ ਤਰ੍ਹਾਂ ਨਾਲ ਭੋਗ ਕੀਤਾ। ਟੋਏ ਉਤੇ ਇਹ ਲਿਖ 
ਕੇ ਦੋਵੇਂ ਉਥੋਂ ਚਲੇ ਗਏ ਕਿ ਸਵਰਗ ਅਤੇ ਧਰਤੀ ਨੂੰ ਵੇਖ ਕੇ ਹੇਠਾਂ ਪਾਤਾਲ ਲੋਕ ਜਾ ਰਹੇ 
ਹਾਂ।੧੪। 
ਚੱਪਲਾਂ 


ਸਵੇਰ ਹੋਈ, ਤਾਂ ਰਾਜਾ ਨੂੰ ਜਾਗ ਆਈ। (ਉਸ ਨੇ) ਉਸ (ਜੋਗੀ) ਨੂੰ ਉਥੇ ਨ ਵੇਖਿਆ। 
ਟੋਏ ਉਪਰ _ਕੁਝ _ਲਿਖਿਆ ਵੇਖਿਆ ਅਤੇ _ਮੌਤ੍ਰੀਆਂ ਨਾਲ _ਇਸ _ਤਰ੍ਹਾਂ ਵਿਚਾਰ _ਕੀਤਾ।੧੫। 
ਦੰਹਰਾ 

ਇਸ ਜੋਗੀ ਨੇ (ਸਵਰਗ) ਲੋਕ ਵੇਖ ਕੇ ਫਿਰ ਇਹ ਲੋਕ ਵੇਖਿਆ ਹੈ। ਹੁਣ ਨਿਸਚਿੰਤ 
ਹੋ ਕੇ ਪਾਤਾਲ (ਲੋਕ) ਵੇਖਣ ਲਈ ਗਿਆ ਹੈ।੧੬। 
ਚੱਪਾਣ 

ਸਭ ਉਸ ਨੂੰ 'ਸਿੱਧ ਸਿੱਧ” ਕਹਿਣ ਲਗੇ। (ਕਿਸੇ ਵੀ) ਮੂਰਖ ਨੇ ਭੇਦ ਨੂੰ ਨ 
ਇਹ ਚਰਿਤ੍ਰ ਖੇਡ ਕੇ ਇਸਤਰੀ ਨੇ ਯਾਰ ਨੂੰ ਬਚਾ ਲਿਆ ਅਤੇ ਰਾਜੇ ਤੋਂ ਟੋਏ ਦੀ ਪੂਜਾ 
ਕਰਾਈ।੧੭। 

ਰਾਜਾ ਟੋਏ ਦੀ ਪੂਜਾ ਕਰਨ ਲਗਿਆ ਅਤੇ _ਉਸ ਦੀਆਂ ਗੱਲਾਂ ਨੂੰ 
ਧਾਰਿਆ। (ਜੋ) ਸਵਰਗ ਲੋਕ ਨੂੰ ਛਡ ਕੇ ਪਾਤਾਲ ਲੋਕ ਨੂੰ ਗਿਆ ਹੈ, ਉਸ ਨੂੰ ਮੇਰਾ ਪ੍ਰਨਾਮ 
ਹੈ।੧੮। 

/ਏਥੋਂ ਨੰ ਯਾਰਤੁੱਪ/ਮਆਨ ਦੇ ਤਆ ਲਾਰਤੂ ਦੇ ਆਹੀਂ ਭੂਆ ਸੰਵਾਦ ਦੇ ੨/੪ਵੋ' ਲਾੰਰਤ੍ਹ ਦੀ ਸਮਪਤੀ 

ਭਾ ਲਭ _ਹੰ/ _26%੫/ =੮੭੬/ ਚਲਦਾ/ 

ਚੱਪਾਣ? 

ਸੁਘਰਾਵਤੀ ਨਾਂ ਦਾ ਇਕ ਸ਼ਹਿਰ ਸੁਣੀਂਦਾ ਸੀ (ਜਿਥੋਂ ਦਾ) ਬਿਸ਼ੇਸੂ੍ਰ ਸਿੰਘ ਨਾਂ ਦਾ 
ਬਹੁਤ _ਗੁਣਵਾਨ ਰਾਜਾ _ਸੀ। _ਇਸ਼ਕਮਤੀ ਉਸ _ਦੀ ਸੁੰਦਰ ਰਾਣੀ _ਸੀ। (ਮਾਨੋ) ਚੌਦਾਂ ਲੋਕਾਂ 
ਵਿਚੋਂ ਖੋਜ ਕੇ ਲਿਆਉਂਦੀ ਹੋਵੇ।੧। 


੭੯੨ ਸੀ _ਦਸਮ-ਗ੍ਰੰਥ ਸਾਹਿਬ 


ਹੋ ਨਿਜੁ ਪ੍ਰੀਤਮ ਕੇ ਚਿਤ ਕੋ ਲਯੋ ਲੁਭਾਇ ਕੈ। ੪। 
ਹਾਵ ਭਾਵ ਬਹੁਤ _ਭਾਤਿ ਦਿਖਾਏ ਮੀਤ ਕੋ। 
ਛਿਨ ਭੀਤਰਿ ਬਸਿ _ਕਿਯੋ ਤਵਨ ਕੇ ਚੀਤ ਕੋ। 
ਲਪਟਿ _ਲਪਟਿ _ਲਲਤਾ _ਉਰ _ਗਈ _ਬਨਾਇ ਕੈ। 
ਹੋ ਸੂਹੀ ਨਵਜੋਬਨ ਰਾਇ ਲਯੋ __ਲਲਚਾਇ ਕੈ। ੫। 

ਦੰਹਰਾ 

ਰਾਵਤ ਜੋਬਨਿ ਰੈਨਿ ਦਿਨ ਇਸਕਮਤੀ ਕੇ _ਸੰਗ। 

ਰਤਿ ਮਾਨਤ ਰੁਚਿ ਮਾਨਿ ਕੈ ਹ੍ਹੈ ਪੁਮੁਦਿਤ ਸਰਬੰਗ। ੬। 


8. 


ਨਵੰਯਾ 
ਪੌਢਿ ਤ੍ਰਿਯਾ ਕੇ ਪੁਜੰਕ ਲਲਾ ਕੋ ਲੈ ਸੁੰਦਰਿ ਗੀਤ ਸੁਹਾਵਤ _ਗਾਵੈ। 
ਚੁੰਬਨ _ਔਰ _ਅਲਿੰਗਨ ਆਸਨ _ਭਾਤਿ ਅਨੇਕ _ਰਮੈ _ਲਪਟਾਵੈ। 

ਜੋ _ਤ੍ਰਿਯ ਜੋਬਨਵੰਤ ਜੁਬਾ ਦੋਊ ਕਾਮ ਕੀ ਰੀਤਿ ਸੋ ਪ੍ਰੀਤੁਪਜਾਵੈ। 
ਛਾਡਿ ਕੈ ਸੋਕ ਤ੍ਰਿਲੋਕੀ ਕੇ ਲੋਕ ਬਿਲੋਕਿ ਪੂਭਾ ਸਭ ਹੀ ਬਲਿ _ਜਾਵੈ। ੭। 


ਕੋਕ ਕੀ ਰੀਤਿ ਸੋ ਪ੍ਰੀਤਿ ਕਰੈ ਸੁਭ ਕਾਮ ਕਲੋਲ ਅਮੋਲ ਕਮਾਵੈ। 
ਬਾਰਹਿ ਬਾਰ ਰਮੈ ਰੁਚਿ ਸੋ ਦੋਊ ਹੇਰਿ ਪ੍ਰਭਾ ਤਨ ਕੀ ਬਲਿ ਜਾਵੈ। 
ਬੀਰੀ _ਚਬਾਇ _ਸਿੰਗਾਰ ਬਨਾਇ ਸੁ ਨੈਨ _ਨਚਾਇ ਮਿਲੈ _ਮੁਸਕਾਵੈ। 
ਮਾਨਹੁ _ਬੀਰ ਜੁਟੇ ਰਨ ਮੈ ਸਿਤ _ਤਾਨਿ _ਕਮਾਨਨ ਬਾਨ _ਚਲਾਵੈ। ੮। 


ਚੱਪਣਾ 
ਐਸੀ ਪ੍ਰੀਤਿ ਦੁਹੁਨ ਮੈ ਭਈ। _ਬਿਸਰਿ ਲੋਕ ਕੀ ਲਜਾ ਗਈ। 
ਨੋਖੋ ਨੇਹ ਨਿਗੋਡੋ ਲਾਗੋ। ਜਾ ਤੇ ਨੀਂਦ ਭੂਖਿ ਦੋਊ ਭਾਗੋ। ੯। 


ਚਰਿਤ੍ਰ ਪਾਖਿਆਨ ੭੯੩ 


ਦੰਹਰਾ 

ਉਸ ਦੀ ਅਨੂਪਮ ਸੁੰਦਰਤਾ ਜਲ _ਥਲ _ਵਿਚ ਸਮਾਈ ਹੋਈ ਸੀ। (ਉਸ ਨੂੰ) ਵੇਖ 
ਕੇ _ਦੇਵ-ਇਸਤਰੀਆਂ, _ ਦੈਤ-ਇਸਤਰੀਆਂ _ ਅਤੇ _ਕਿੰਨਰ-ਇਸਤਰੀਆਂ _ ਸਿਰ _ਝੁਕਾਉਦੀਆਂ 
ਸਨ।੨। 
੭%#ਤੜਾਲ 


ਉਸ ਨੇ ਸ਼ਾਹ ਦੇ ਇਕ ਪੁੰਤਰ ਨੌਜੋਬਨ ਰਾਇ ਨੂੰ ਵੇਖਿਆ। (ਅਤੇ ਮਨ ਵਿਚ) 
ਤਰ੍ਹਾਂ ਵਿਚਾਰ ਬਣਾਇਆ ਕਿ _ਉਸ ਨਾਲ _ਰਮਣ ਕੀਤਾ _ਜਾਏ। ਇਕ ਸਹੇਲੀ ਭੇਜ ਕੇ 
ਨੂੰ ਭਵਨ ਵਿਚ ਬੁਲਾ ਲਿਆ ਅਤੇ ਉਸ ਨਾਲ ਆਨੰਦ ਪੂਰਵਕ ਪ੍ਰੀਤ ਦੀ _ਰੀਤ 
ਨਿਭਾਇਆ।੩। 


(ਉਸ ਨੇ) ਤਰ੍ਹਾਂ ਤਰ੍ਹਾਂ ਨਾਲ ਮਿਤਰ ਨੂੰ ਗਲੇ ਨਾਲ ਲਗਾਇਆ ਅਤੇ _ਲਿਪਟ _ਲਿਪਟ 


ਕੇ _ਕਾਮ-ਕ੍ਰੀੜਾ _ਕੀਤੀ। ਬੁਹੁਤ ਤਰ੍ਹਾਂ ਨਾਲ ਚੁੰਬਨ ਲਏ ਅਤੇ ਆਸਣ _ਕੀਤੇ। _ਇਸ ਤਰ੍ਹਾਂ 
ਅਪਣੇ ਮਿਤਰ _ਦਾ ਚਿਤ _ਲੂਭਾ _ਲਿਆ।੪। 


ਇਸ 
ਉਸ 
ਨੂ 


(ਉਸ ਨੇ) ਮਿਤਰ ਨੂੰ ਬਹੁਤ ਹਾਵ ਭਾਵ ਵਿਖਾਏ ਅਤੇ ਛਿਣ ਭਰ ਵਿਚ ਉਸ ਦੇ ਚਿਤ 
ਨੂੰ ਕਾਬੂ ਕਰ _ਲਿਆ। ਇਸਤਰੀ _ਲਿਪਟ _ਲਿਪਟ _ਕੇ ਚੰਗੀ ਤਰ੍ਹਾਂ ਉਸ _ਦੇ ਗਲ _ਲਗੀ। 
(ਇਸ ਤਰ੍ਹਾਂ) ਨਵਜੋਬਨ ਰਾਇ ਨੂੰ (ਆਪਣੇ ਪ੍ਰਤਿ) ਮੋਹਿਤ ਕਰ _ਲਿਆ।੫। 
ਦੰਹਰਾ 

ਉਹ _ਨਵਜੋਬਨ ਰਾਇ ਰਾਤ ਦਿਨ _ਇਸ਼ਕਮਤੀ ਦੇ ਨਾਲ _ਰਮਣ _ਕਰਦਾ _ਸੀ। _(ਉਹ) 
ਰੁਚੀ ਪੂਰਵਕ _ਕਾਮ-ਕ੍ਰੀੜਾ _ਕਰਦਾ ਹੋਇਆ _ਸਭ ਪੱਖੋਂ _ਆਨੰਦਿਤ ਹੁੰਦਾ _ਸੀ।੬। 
ਹਾਵੀ” 

ਇਸਤਰੀ ਪ੍ਰੀਤਮ ਨਾਲ _ਲ! ਕੇ ਪਲੰਘ _ਉਪਰ _ਲੇਟੀ ਹੋਈ ਸੁੰਦਰ ਸੁਹਾਵਣੇ ਗੀਤ ਗਾ 
ਰਹੀ ਸੀ। ਅਨੇਕ ਤਰ੍ਹਾਂ `ਦੇ ਚੁੰਬਨ, ਆਲਿੰਗਨ ਅਤੇ ਆਸਣ ਕਰ ਕੇ _ਲਿਪਟਦੀ ਹੋਈ _ਰਮਣ 
ਕਰ ਰਹੀ ਸੀ। ਜੇ ਇਸਤਰੀ ਜੋਬਨਵੰਤ ਸੀ (ਤਾਂ ਉਹ ਵੀ) ਜਵਾਨ ਸੀ। (ਇਸ ਲਈ) ਕਾਮ 
ਦੀ ਰੀਤ ਵਿਚ ਦੋਵੇਂ ਪ੍ਰੀਤ ਉਪਜਾ ਰਹੇ ਸਨ। ਤਿੰਨਾਂ ਲੋਕਾਂ ਦੇ ਲੋਗ ਦੁਖਾਂ ਨੂੰ ਛਡ ਕੇ (ਉਨ੍ਹਾਂ 
ਦੀ) ਸੁੰਦਰਤਾ ਨੂੰ ਵੇਖ _ਕੇ _ਬਲਿਹਾਰੇ ਜਾਂਦੇ ਸਨ।੭। 

(ਉਹ) ਕੋਕ ਸ਼ਾਸਤਰ ਦੀ ਵਿਧੀ ਅਨੁਸਾਰ ਪ੍ਰੀਤ _ਕਰਦੇ ਸਨ ਅਤੇ ਅਨੇਕ _ਤਰ੍ਹਾਂ ਦੇ 
ਚੰਗੇ _ਕਾਮ _ਕਲੋਲ ਕਰਦੇ _ਸਨ। ਦੋਵੇਂ ਬਾਰ _ਬਾਰ ਰੁਚੀ ਪੂਰਵਕ _ਰਮਣ ਕਰਦੇ _ਸਨ। ਉਨ੍ਹਾਂ 
ਦੇ ਸ਼ਰੀਰਾਂ ਦੀ ਸੁੰਦਰਤਾ ਨੂੰ ਵੇਖ ਕੇ _ਬਲਿਹਾਰੇ ਜਾਈਦਾ ਸੀ। ਪਾਨ ਚਬਾ ਕੇ, ਸ਼ਿੰਗਾਰ ਕਰ 
ਕੇ ਅਤੇ ਅੱਖਾਂ ਮਟਕਾ ਕੇ ਮਿਲਦੇ ਅਤੇ ਹਸਦੇ ਸਨ। (ਇੰਜ ਪੁਤੀਤ ਹੁੰਦਾ ਸੀ) ਮਾਨੋ ਦੋ 
ਸੂਰਮੇ ਰਣ ਵਿਚ ਜੁਟੇ ਹੋਣ ਅਤੇ _ਤਣ ਕੇ _ਕਮਾਨਾਂ ਤੋਂ _ਤਿਖੇ ਤੀਰ ਚਲਾਉਂਦੇ ਹੋਣ।੮। 
ਚੱਪਣਾ 

ਦੋਹਾਂ ਵਿਚ ਅਜਿਹਾ ਪਿਆਰ ਪਿਆ ਕਿ (ਉਨ੍ਹਾਂ ਨੂੰ) ਲੋਕ ਲਾਜ ਵੀ ਭੁਲ _ਗਈ। 
ਅਜਿਹਾ ਭੈੜਾ ਅਨੋਖਾ ਪਿਆਰ ਲਗਿਆ ਜਿਸ ਕਰ ਕੇ ਨੀਂਦਰ ਅਤੇ ਭੁਖ ਦੋਵੇ' ਭਜ 
ਗਏ ।੯। 


7੯੪ ਸੀ _ਦਸਮ-ਗ੍ਰੰਥ ਸਾਹਿਬ 
ਏਕ ਦਿਵਸ _ਤ੍ਰਿਯ _ਮੀਤ _ਬੁਲਾਯੋ। _ਸੋਤ _ਸੈਗਿ _ਸਵਤਨਿਨ _ਤਕਾਯੋ। 
ਭੇਵ _ਰਛਪਾਲਨ _ਕੋ_ਦੀਨੋ। _ਤਿਨ ਕੋ ਕੋਪ ਆਤਮਾ ਕੀਨੋ। _੧0। 
ਰਛਪਾਲ _ਕੂਧਿਤ ਅਤਿ _ਭਏ। ਰਾਨੀ ਹੁਤੀ ਤਹੀ ਤੇ ਗਏ। 
ਜਾਰ ਸਹਿਤ ਤਾ ਕੋ ਲਹਿ ਲੀਨੋ। _ਬਿਵਤ _ਹਨਨ ਦੁਹੂੰਅਨ ਕੌ ਕੀਨੋ। _੧੧। 


ਤਬ ਰਾਨੀ ਇਹ _ਭਾਤਿ ਉਚਾਰੀ। ਸੁਨੋ _ਰਛਕੋ _ਬਾਤ _ਹਮਾਰੀ। 
ਮੀਤ ਮਰੇ ਨ੍ਰਿਪ ਤ੍ਰਿਯ ਮਰਿ ਜੈ ਹੈ। ਤ੍ਰਿਯਾ ਮਰੈ ਰਾਜਾ ਕੋ ਛੈ ਹੈ। ੧੨। 
ਦੋ ਕੁਕਟ ਕੁਕਟੀ _ਮੰਗਵਾਈ। _ਸਖਿਯਹਿ _ਬੋਲ ਤਿਨੈ ਬਿਖੁ _ਖ੍ਹਾਈ। 
ਨਿਕਟ ਆਪਨੈ _ਦੁਹੁਅਨ _ਆਨੋ। _ਮੂੜ _ਰਛਕਨ _ਚਰਿਤ _ਨ ਜਾਨੋ। _੧੩। 


ਪੁਥਮ ਮਾਰਿ ਕੁਕਟ ਕੋ _ਦਯੋ। ਕੁਕਟੀ ਕੋ ਬਿਨੁ ਬਧ ਬਧ ਭਯੋ। 
ਭਯੋ। ਪਲਕ _ਬਿਥੈ ਕੁਕਟੋ ਮਰਿ _ਗਯੋ। _੧੪। 


ਟਂ 
ਗੰ 
ਤੋ 
ਹੈ 


ਰਾਨਾੰਂ ਭਾਜ 


ਸਨਹੁ _ਲੋਗ ਮੈ _ਤੁਮੈ ਸੁਨਾਊ। ਮਿਤ੍ਰ ਮਰੇ ਮੈ ਪ੍ਰਾਨ ਗਵਾਊ। 
ਮੋਹਿ ਮਰੇ ਰਾਜਾ ਮਰਿ ਜੈ ਹੈ। ਤੁਮਰੇ ਕਹੋਂ ਹਾਥ ਕਾ ਐ ਹੈ। ੧੫। 


ਹੋ ਰਾਜਾ ਜੋ ਜਿਯਤ ਬਰਿ _ਹੈ। ਤੁਮਰੀ ਸਦਾ ਪਾਲਨਾ ਕਰਿ _ਹੈ। 
ਜੋ ਨ੍ਿਪ ਤ੍ਰਿਯ ਜੁਤ ਸੂਰਗ ਸਿਧੈ ਹੈ। ਤੁਮ ਧਨ ਤੇ ਵੈ ਜਿਯਤੇ ਜੈ ਹੈ। ੧੬। 


ਤਾ ਤੇ ਕ੍ਯੋ ਨ ਦਰਬੁ ਅਤਿ ਲੀਜੈ। ਤਿਹੂੰ _ਜਿਯਨ ਕੀ ਰਛਾ_ਕੀਜੈ। 
ਜੜਨ _ਕੁਕਟ ਕੋ __ਚਰਿਤ _ਨਿਹਾਰਿਯੋ। ਜਾਰ ਸਹਿਤ _ਰਾਨੀਯਹਿ ਨ _ਮਾਰਿਯੋ। _੧੭। 


ਦੰਹਰਾ 
ਇਸਕਮਤੀ ਇਹ ਛਲ ਭਏ ਕੁਕਟ ਕੁਕਟਿਯਹਿ ਘਾਇ। 
ਪ੍ਰਾਨ _ਉਬਾਰਿਯੋ _ਪ੍ਰਿਯਿ ਸਹਿਤ ਨ੍ਰਿਪ ਡਰ _ਜੜਨ _ਦਿਖਾਇ। _੧੮। 


ਚੱਪਲਾਂ 
ਤਿਨ ਇਹ ਭਾਤਿ ਬਿਚਾਰ ਬਿਚਾਰੇ। ਰਾਨੀ ਮਰਤ ਮੀਤ ਕੇ _ਮਾਰੇ। 
ਰਾਨੀ ਮਰੈ ਰਾਜਾ ਮਰਿ ਜੈ ਹੈ। ਹਮਰੇ ਕਹਾ ਹਾਥ ਧਨੁ ਐ ਹੈ। ੧੯। 


ਅਤਿ ਹੀ ਲੋਭ ਰਛਕਨ _ਕਿਯੋ। ਰਾਜਾ ਸੰਗ ਭੇਦ ਨਹਿ ਦਿਯੋ। 
ਸਹਿਤ ਜਾਰ _ਰਾਨਿਯਹਿ ਨ _ਮਾਰਿਯੋ। ਧਨ ਕੇ ਲੋਭ ਬਾਤ ਕੋ _ਟਾਰਿਯੋ। ੨0। ੧। 


/ਏੱਤਾ ਹੀ ਗਾਹੇਤ੍ਹ ਪਲੂਯਾਨੋ ਯਾ ਲਾਹੇੜ੍ਹੇ ਨਹੀੰ ਭੂਖ ਨੰਭਾਏ ਦੋਇ ਸੈਂ ਛਨਵਂ ਲਾਂਨਤ ਸਆਮਤਮ 
ਗਤ ਸਭਨ ਸਤ/ _੨੬੬/ ੨੮੯੬੭ #ਫੀ/ 


ਚਰਿਤ੍ਰ ਪਾਖਿਆਨ 7੭੯੫ 


ਇਕ ਦਿਨ ਇਸਤਰੀ ਨੇ ਮਿਤਰ ਨੂੰ ਬੁਲਾਇਆ। (ਉਸ ਨਾਲ) ਸੁੱਤੀ ਹੋਈ ਨੂੰ ਸੌਂਕਣਾਂ 
ਨੇ ਵੇਖ ਲਿਆ। (ਉਨ੍ਹਾਂ ਨੇ ਇਹ) ਭੇਦ ਪਹਿਰੇਦਾਰਾਂ ਨੂੰ ਦਿੱਤਾ। ਉਨ੍ਹਾਂ ਦੇ ਮਨ ਵਿਚ _ਬਹੁਤ 
ਕ੍ਰੋਧ ਪੈਦਾ _ਕੀਤਾ।੧0। 


ਪਹਿਰੇਦਾਰ ਬਹੁਤ ਕ੍ਰੋਧਿਤ ਹੋਏ ਅਤੇ ਜਿਥੇ _ਰਾਣੀ ਸੀ, ਉਥੇ _ਗਏ। ਉਸ 
ਸਹਿਤ ਪਕੜ _ਲਿਆ। ਦੋਹਾਂ ਨੂੰ ਮਾਰਨ ਦੀ ਯੋਜਨਾ _ਬਣਾਈ।੧੧। 


ਤਦ ਰਾਣੀ ਨੇ ਇਸ ਤਰ੍ਹਾਂ ਕਿਹਾ--ਹੇ ਪਹਿਰੇਦਾਰੋ! ਮੇਰੀ ਗੱਲ ਸੁਣੋ। ਮਿਤਰ ਦੇ ਮਰਨ 
ਨਾਲ _ਰਾਣੀ ਵੀ ਮਰ _ਜਾਵੇਗੀ ਅਤੇ ਰਾਣੀ ਦੇ ਮਰਨ ਨਾਲ ਰਾਜਾ ਵੀ _ਮਰ _ਜਾਏਗਾ।੧੨। 

(ਉਸ ਨੇ) ਦੋ ਕੁਕੜ ਅਤੇ _ਕੁਕੜੀਆਂ _ਮੰਗਵਾਈਆਂ ਅਤੇ _ਸਖੀਆਂ ਨੂੰ ਕਹਿ ਕੇ ਉਨ੍ਹਾਂ 
ਨੂੰ ਜ਼ਹਿਰ ਖਵਾ ਦਿੱਤੀ। ਉਨ੍ਹਾਂ ਦੋਹਾਂ ਨੂੰ ਆਪਣੇ ਕੋਲ ਮੰਗਵਾ ਲਿਆ। ਪਰ ਮੂਰਖ ਪਹਿਰੇਦਾਰ 
ਚਰਿਤ੍ਰ ਨੂੰ ਸਮਝ _ਨ _ਸਕੇ।੧੩। 


> 4 


ਪਹਿਲਾਂ _ਕੁਕੜ ਨੂੰ ਮਾਰ ਦਿੱਤਾ। _ਕੁਕੜੀ ਬਿਨਾ ਮਾਰਿਆਂ ਹੀ ਮਰ _ਗਈ। ਫਿਰ 
ਕੁਕੜੀ ਦਾ ਨਾਸ਼ ਹੋ ਗਿਆ ਅਤੇ ਛਿਣ ਭਰ ਵਿਚ ਕੁਕੜ _ਵੀ ਮਰ _ਗਿਆ।੧੪। 
ਰਾਣਾ ਨੇ /ਕਹਾ-- 

ਹੇ ਲੋਕੋ! ਸੁਣੋ, ਮੈ' ਤੁਹਾਨੂੰ _ਸੁਣਾਉ'ਦੀ ਹਾਂ। ਮਿਤਰ ਮਰਨ ਨਾਲ ਮੈ ਪ੍ਰਾਣ 
ਤਿਆਗ _ਦਿਆਂਗੀ। ਮੇਰੇ ਮਰਨ _ਨਾਲ ਰਾਜਾ ਮਰ _ਜਾਏਗਾ। _(ਦਸੋ ਭਲਾ) ਤੁਹਾਡੇ ਹੱਥ 
ਕੀ ਆਏਂਗਾ।੧੫। 

ਜੇ ਰਾਜਾ _ਜੀਉਂਦਾ ਰਹੇਗਾ ਤਾਂ ਤੁਹਾਡੀ ਸਦਾ _ਪਾਲਨਾ _ਕਰੇਗਾ। _ਜੇ _ਰਾਜਾ ਇਸਤਰੀ 
ਸਮੇਤ ਮਰ _ਜਾਏਗਾ ਤਾਂ ਤੁਸੀਂ ਵੀ ਉਸ ਧਨ ਤੋਂ ਜੀਉਂਦੇ ਜੀ ਵਾਂਝੇ ਹੋ ਜਾਓਗੇ।੧੬। 

ਇਸ ਲਈ ਤੁਸੀਂ ਕਿਉਂ ਨ ਅਧਿਕ ਧਨ ਲ। ਲਵੋ ਅਤੇ ਤਿੰਨਾਂ ਜੀਵਾਂ ਦੀ ਰਖਿਆ 
ਕਰੋ। (ਉਨ੍ਹਾਂ) ਮੂਰਖਾਂ ਨੇ _ਕੁਕੜਾਂ ਦਾ ਚਰਿਤ੍ਰ _ਵੇਖਿਆ ਅਤੇ ਯਾਰ ਸਹਿਤ ਰਾਣੀ ਨੂੰ ਨ 
ਮਾਰਿਆ।੧੭। 


ਕੈ 


ਦੰਹਰਾ” 

ਕੁਕੜ _ਅਤੇ _ਕੁਕੜੀ ਨੂੰ ਮਾਰ ਕੇ _ਇਸ਼ਕਮਤੀ ਨੇ ਇਹ ਚਰਿਤਰ ਵਿਖਾਇਆ ਅਤੇ 
ਉਨ੍ਹਾਂ ਮੂਰਖਾਂ ਨੂੰ ਰਾਜੇ (ਦੇ ਮਰਨ ਦਾ) ਡਰ ਵਿਖਾ ਕੇ ਪ੍ਰਿਯ ਸਹਿਤ ਆਪਣੇ ਪ੍ਰਾਣ ਬਚਾ 
ਲਏ ।੧੮। 
ਚੱਪਾਣ 

ਉਨ੍ਹਾਂ _(ਪਹਿਰੇਦਾਰਾਂ) ਨੇ ਇਸ ਤਰ੍ਹਾਂ ਵਿਚਾਰ ਬਣਾਇਆ ਕਿ ਮਿਤਰ _ਦੇ ਮਾਰਿਆਂ 
ਰਾਣੀ ਮਰ _ਜਾਏਗੀ। _ਰਾਣੀ ਦੇ ਮਰਿਆਂ ਰਾਜਾ ਮਰ ਜਾਏਗਾ ਅਤੇ ਸਾਡੇ _ਹੌਥ _ਧਨ ਕਿਥੋਂ 
ਆਵੇਗਾ।੧੯। 

ਪਹਿਰੇਦਾਰਾਂ ਨੇ _ਬਹੁਤ _ਲੋਭ _ਕੀਤਾ ਅਤੇ ਰਾਜੇ ਨੂੰ ਭੇਦ ਨਹੀਂ ਦਸਿਆ। ਮਿਤਰ 
ਸਹਿਤ ਰਾਣੀ ਨੂੰ ਨਹੀਂ ਮਾਰਿਆ ਅਤੇ ਧਨ ਦੇ ਲੋਭ _ਕਰ ਕੇ ਗੱਲ ਨੂੰ ਟਾਲ ਦਿੱਤਾ।੨੧। 

/ਟਥੋਂ ਨੂੰ ਗਰੇਤੂੱਪ/ੰ#ਆਨ ਦੇ ਤੂੰਆ ਜਾਰੇੜ੍ਹ ਦੇ ਮਹ ਭੂਪ ਸੰਵਾਦ ਦੇ ੨/੬ਵੇ' ਗਰੇੜ੍ਹ ਦੀ ਸਮਘਤਨ 

ਭਾ ਲਭ _ਹੰ/ _੨(੬/ =੮੯੬/ ਜਲਦਾ/ 


੭੯੬ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਰਾਜਾ ਕੌਚ ਬਿਹਾਰ ਕੋ ਬੀਰ ਦਤ ਤਿਹ ਨਾਮ। 
ਅਮਿਤ ਦਰਬੁ ਤਾ ਕੇ ਰਹੈ ਬਸਤੁ ਇੰਦੂ ਪੁਰ ਗ੍ਰਾਮ। ੧। 


ਚੱਪਣਾ 
ਮੁਸਕਮਤੀ ਤਾ ਕੀ ਬਰ ਨਾਰੀ। ਜਨੁ ਰਤਿ ਪਤਿ ਕੇ ਭਈ ਕੁਮਾਰੀ। 
ਕਾਮ ਕਲਾ ਦੁਹਿਤਾ ਤਿਹ ਸੋਹੈ। ਦੇਵ ਅਦੇਵਨ ਕੋ ਮਨ ਮੋਹੈ। ੨। 


ਜੋ ਪੁਰ ਚਹੈ ਤਿਸੀ ਕੌ ਮਾਰੈ। ਅਕਬਰ ਕੀ ਕਛੁ ਕਕਾਨਿ ਨ ਧਾਰੈ। 
ਦੇਸ _ਤਲਟੀ _ਬਸਨ ਨਹਿ _ਦੇਵਹਿ। _ਲੂਟਿ ਕੂਟਿ ਸੋਦਾਗੂਨ ਲੇਵਹਿ। _੩। 


ਅਕਬਰ _ਸਾਹਿ ਕੋਪ ਅਤਿ ਆਯੋ। _ਤਿਨ ਪੈ _ਬੈਰਿਨ ਓਘ ਪਠਾਯੋ। 
ਜੋਰਿ _ਸੈਨਿ ਸੂਰਾ ਸਭ _ਧਾਏ। ਪਹਿਰਿ ਕੌਚ ਦੁੰਦਭੀ ਬਜਾਏ। ੪। 


ਹਰ” 
ਜਬ ਹੀ ਕੌਚ ਬਿਹਾਰ ਕੇ ਨਿਕਟ ਪਹੂੰਚੇ ਆਇ। 
ਲਿਖਿ ਪਤਿਯਾ ਐਸੇ _ਪਠੀ ਰਣ ਦੁੰਦਭੀ ਬਜਾਇ। _੫। 
ਕੈ ਹਮ ਕੌ ਮਿਲੁ ਆਇ ਕੈ ਪਤੀਆ ਲਿਖੀ ਸੁਧਾਰਿ। 
ਕੈ ਪਗੁ ਪੁਰ ਕੈ ਅਨਤ ਟਰੁ ਕੈ ਲਰੁ ਸਸਤ੍ਰ ਸੈਭਾਰਿ। ੬। 


(੫ 


। ਜਾਇ ਭਵਾਨੀ ਕੇ ਬਲਿ ਦੀਨੇ। ੮। 
ਦੰਹਾਰਾ 

ਦਲਦਲ ਏਕ _ਤਕਾਇ _ਕੈ ਦਯੋ __ਦਮਾਮੋ _ਜਾਇ। 

ਸੁਨਤ ਨਾਦ ਸੂਰਾ ਸਭੈ ਤਹੀ ਪਰੇ ਅਰਰਾਇ। ੯। 


ਚੱਪਲਾਂ 
ਜੌ ਧਾਏ ਫਸਿ ਫਸਿ ਤੇ ਗਏ। ਗਹਿ ਗਹਿ ਤਰੁਨਿ ਤੁਰਤ ਤੇ ਲਏ। 
ਸਕਲ _ਕਾਲਿਕਾ ਕੀ _ਬਲਿ ਦੀਨੇ। ਬਾਜ _ਤਾਜ _ਸਭਹਿਨ ਕੇ ਛੀਨੇ। 


੭%#ਤਲ 
ਭ੍ਰਿਤ ਤਿਹ ਭੀਤਰ _ਪਠਿਯੋ ਬਨਾਇ ਕੈ। 
ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ। 
ਗਹਿਰ _ਬਨ ਭੀਤਰ _ਤਿਨ ਤੁਮ ਲ੍ਯਾਇਯੋ। 
ਧਸੇ ਨਿਰਖਿ ਪਰਬਤ ਮੋ ਮੋਹਿ ਜਤਾਇਯੋ। _੧੧। 


% ਨੂਰ 3 ਗ੍ 


੧0। 


ਚਰਿਤ੍ਰ ਪਾਖਿਆਨ 9 


ਕੌਚ (ਕੁਚ) ਬਿਹਾਰ ਦੇ ਰਾਜੇ ਦਾ ਨਾਂ ਬੀਰ ਦੌਤ ਸੀ। ਉਸ ਪਾਸ ਬਹੁਤ ਧਨ ਸੀ ਅਤੇ 
ਪੁਰ _ਨਗਰ _ਵਿਚ ਰਹਿੰਦਾ ਸੀ।੧। 


ਉਸ ਦੀ ਮੁਸ਼ਕਮਤੀ ਨਾਂ ਦੀ ਸੁੰਦਰ ਇਸਤਰੀ ਸੀ। ਮਾਨੋ ਰਤੀ ਦੇ ਪਤੀ (ਕਾਮ ਦੇਵ) 
ਦੀ ਪੁੰਤਰੀ ਹੋਵੇ। ਉਸ ਦੀ ਕਾਮ ਕਲਾ ਨਾਂ ਦੀ ਪੁੱਤਰੀ ਸੀ ਜੋ ਦੇਵਤਿਆਂ ਅਤੇ ਦੈਂਤਾਂ ਦਾ 
ਮਨ _ਮੋਹੰਦੀ ਸੀ।੨। 


ਅਤੇ ਸੌਦਾਗਰਾਂ ਨੂੰ ਲੁਟ ਪੁਟ ਲਹਦੀ ਸੀ।੩। 
ਅਕਬਰ _ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਉਤੇ ਵੈਰੀ-ਦਲ ਚੜ੍ਹਾ 


ਦਿੱਤਾ। ਸੈਨਾ ਜੋੜ ਕੇ ਸਾਰੇ ਸੂਰਮੇ ਧਾ ਕੇ ਪਏ ਅਤੇ ਕਵਚ ਪਾ ਕੇ ਨਗਾਰੇ ਵਜਾ _ਦਿੱਤੇ।੪। 


ਦੰਹਰਾ 


ਜਦੋਂ ਉਹ _ਕੌਚ _ਬਿਹਾਰ ਦੇ ਨੇੜੇ ਆ ਪਹੁੰਚੇ (ਤਦੋਂ) ਉਨ੍ਹਾਂ ਨੇ ਰਣ ਦਾ ਨਗਾਰਾ 
ਵਜਾ ਕੇ (ਰਾਜੇ ਨੂੰ) ਇਸ ਤਰ੍ਹਾਂ ਦੀ ਚਿੱਠੀ ਭੇਜੀ।੫। ਚਿੱਠੀ ਵਿਚ _ਚੰਗੀ ਤੜ੍ਹਾਂ ਲਿਖਿਆ 
ਕਿ ਜਾਂ ਤਾਂ ਆ ਕੇ ਪੈਰੀ ਪੈ ਜਾਂ ਕਿਤੇ ਹੋਰ ਚਲਾ ਜਾ ਜਾਂ (ਫਿਰ) ਸ਼ਸਤੁ ਸੰਭਾਲ ਲੈ।੬। 
ਜੱਪਣਾ 


ਜਦ ਰਾਜੇ ਦੇ ਕੰਨ ਵਿਚ ਇਹ ਗੌਲ ਪਈ ਤਾਂ ਉਹ ਭਜ ਚਲਿਆ, ਧੀਰਜ ਧਾਰਨ ਨ 
ਕੀਤਾ। ਜਦੋਂ ਮੁਸ਼ਕਮਤੀ ਨੇ ਇਹ ਗੱਲ ਸੁਣੀ ਤਾਂ ਰਾਜੇ ਨੂੰ ਬੰਨ੍ਹ ਕੇ ਨਗਾਰਾ ਵਜਾ _ਦਿੱਤਾ।੭। 

ਕਈ ਤਰ੍ਹਾਂ ਨਾਲ (ਉਸ ਨੇ) ਸੈਨਾ ਨੂੰ ਤਿਆਰ ਕੀਤਾ ਅਤੇ ਹੰਕਾਰੀ ਸੂਰਮਿਆਂ ਨੂੰ ਮਾਰ 
ਦਿੱਤਾ। (ਉਸ ਨੇ) ਕਿਤਨੇ ਰਾਜੇ ਬੰਨ੍ਹ ਲਏ ਅਤੇ ਜਾ ਕੇ ਭਵਾਨੀ ਦੀ ਬਲੀ ਚੜ੍ਹਾ _ਦਿੱਤੇ।੮। 
ਦੰਹਰਾ” 

ਇਕ ਦਲਦਲ ਖੇਤਰ ਵੇਖ ਕੇ (ਉਥੇ) ਜਾ ਕੇ ਧੌਂਸਾ ਵਜਾ ਦਿੱਤਾ। ਧੌਂਸੇ ਦਾ ਨਾਦ ਸੁਣ 
ਕੇ (ਵੈਰੀ ਦਲ ਦੇ) ਸਾਰੇ ਸੂਰਮੇ ਅਰੜਾ ਕੇ ਪੈ _ਗਏ।੯। 
ਚੱਪਾਣ 

ਜਿਹੜੇ _ਵੀ (ਉਧਰ) ਨੂੰ ਵਧੇ, ਦਲਦਲ ਵਿਚ ਫਸ _ਗਏ। ਉਨ੍ਹਾਂ ਨੂੰ ਇਸਤਰੀ ਨੇ 
ਤੁਰਤ ਪਕੜ _ਲਿਆ। ਸਾਰਿਆਂ ਨੂੰ _ਕਾਲਿਕਾ _ਦੀ ਬਲੀ ਚੜ੍ਹਾ _ਦਿੱਤਾ। ਸਾਰਿਆਂ ਦੇ _ਤਾਜ 
ਅਤੇ ਘੋੜੇ ਖੋਹ _ਲਏ।੧0। 
੭%/ਤਲ 


(ਉਸ ਨੇ) ਇਕ ਨੌਕਰ ਨੂੰ ਉਸ (ਵੈਰੀ ਧੜੇ) ਵਿਚ ਸਮਝਾ ਕੇ ਭੇਜ ਦਿੱਤਾ। ਉਸ ਨੂੰ 
ਚਿਤ ਦੀ ਗੱਲ ਸਮਝਾ ਕੇ ਦਸ ਦਿੱਤੀ ਕਿ ਤੂੰ ਉਨ੍ਹਾਂ ਨੂੰ 
ਵਲੋਂ _ਜਤਾ ਦੇਈਂ (ਕਿ ਤੁਹਾਨੂੰ) ਵੇਖ ਕੇ (ਡਰ ਦੇ ਮਾਰੇ) ਪਰਬਤ ਵਿਚ _ਧਸ ਗਈ ਹੈ।੧੧। 


੭੮੯੮ 


ਸੀ _ਦਸਮ-ਗ੍ਰੰਥ ਸਾਹਿਬ 


ਸੁਨਤ ਮਨੁਖ ਇਹ ਬਾਤ ਤਹਾ ਤੇ ਤਹ ਗਯੋ। 
ਤੁਮੈ ਬਤਾਵਤ ਰਾਹ _ਭਾਖਿ _ਲ੍ਯਾਵਤ _ਭਯੋ। 
ਸਕਲ ਸੂਰ ਚਿਤ ਮਾਝ ਅਧਿਕ _ਹਰਖਤ _ਭਏ। 
ਹੋ ਭੇਦ ਅਭੇਦ ਨ ਲਹਿਯੋ ਸਕਲ ਬਨ ਮੈ ਗਏ। ੧੨। 


ਧਸਿਯੋ ਕਟਕ ਬਨ ਮਾਝ ਦੂਤ ਲਖਿ ਪਾਇ ਕੈ। 
ਭੇਦ ਦਯੋ ਰਾਨੀ ਕਹ ਤਬ ਤਿਨ ਆਇ ਕੈ। 

ਬੰਦ ਦ੍ਰਾਰ ਪਰਬਤ ਕੇ ਕਰਿ ਦੋਊ ਲਏ। 

ਹੋ ਕਾਟਿ ਕਾਟਿ ਕੈ ਨਾਕ ਜਾਨ ਗ੍ਰਿਹ ਕੌ ਦਏ। ੧੩। 


ਬਿਮਨ ਭਏ ਬਹੁ ਬੀਰ ਭਾਜਿ ਰਨ ਤੇ ਚਲੇ। 
ਸੈਯਦ ਮੁਗਲ _ਪਠਾਨ _ਸੇਖ ਸੂਰਾ _ਭਲੇ। 
ਡਾਰਿ ਡਾਰਿ ਹਥਿਯਾਰ ਭੇਖ ਤ੍ਰਿਯ ਧਾਰ ਹੀ। 
ਪ੍ਰਾਨ ਉਬਾਰਿ ਇਹ _ਭਾਤਿ ਉਚਾਰ ਹੀ। _੧੪। 


ਕਾਟਿ ਨਦੀ ਤਿਹ ਊਪਰ ਦਈ _ਚਲਾਇ ਕੈ। 

ਹੋ ਬਾਜ ਤਾਜ ਰਾਜਨ ਜੁਤ ਦਏ ਬਹਾਇ ਕੈ। ੧੫। 
ਮਾਰਿ ਫੌਜ ਇਕ ਦੀਨੋ ਦੂਤ ਪਠਾਇ ਕੈ। 

ਜੈਨ ਖਾਨ ਜੂ ਬਰੋਂ ਸੁਤਾ ਕੋ ਆਇ ਕੈ। 

ਹਮ ਹਜਰਤਿ ਕੇ ਸੰਗ ਨ ਰਨ ਕੀਨੋ ਬਨੈ। 

ਹੋ ਸਭ ਮੰਤ੍ਰਿਨ ਅਰ ਮੋਰ ਰੁਚਿਤ ਯੌ ਹੀ ਮਨੈ। ੧੬। 


ਚੱਪਲਾਂ 


ਤਬ ਰਾਨੀ ਦਾਰੂ ਬਹੁ _ਲਿਯੋ। ਤਰੈ ਬਿਛਾਇ ਭੂਮਿ ਕੇ ਦਿਯੋ। 
ਊਪਰ _ਤਨਿਕ _ਬਾਰੂਅਹਿ ਡਾਰਿਯੋ। ਸੋ _ਜਰਿ ਜਾਤ _ਨ_ਨੈਕੁ _ਨਿਹਾਰਿਯੋ। _੧੮। 


ਏਕ _ਲੌਡਿਯਾ ਬੋਲਿ ਪਠਾਈ। _ਖਾਰਨ ਪਰ ਕਹਿ ਸੁਤਾ _ਬਿਠਾਈ। 
ਪਠ੍ਯੋ ਮਨੁਖ _ਖਾਨ ਅਬ _ਆਵੈ। _ਯਾਹਿ _ਬ੍ਯਾਹਿ _ਧਾਮ ਲੈ _ਜਾਵੈ। ੧੯। 


ਸੈਨ ਸਹਿਤ ਮੂਰਖ ਤਹ ਗਯੋ। ਭੇਦ ਅਭੇਦ ਨ _ਪਾਵਤ _ਭਯੋ। 
ਜਬ _ਰਾਨੀ _ਜਾਨ੍ਯੋ ਜੜ _ਆਯੋ। _ਦਾਰੂਅਹਿ ਤੁਰਤ _ਪਲੀਤਾ ਦ੍ਰਯਾਯੋ। _੨0। 


ਚਰਿਤ੍ਰ ਪਾਖਿਆਨ ੬ 


ਇਹ ਗੱਲ ਸੁਣ ਕੇ ਉਹ ਬੰਦਾ ਉਥੋਂ ਉਥੇ ਗਿਆ ਅਤੇ ਕਹਿਣ ਲਗਾ (ਕਿ ਮੈਂ) 
ਤੁਹਾਨੂੰ ਰਾਹ ਦਸਦਾ ਹਾਂ, (ਇਹ) ਕਹਿ ਕੇ (ਉਨ੍ਹਾਂ ਨੂੰ) ਲੱ! ਆਇਆ। ਸਾਰੇ ਸੂਰਮੇ ਚਿਤ ਵਿਚ 
ਬਹੁਤ _ਪੁਸੰਨ ਹੋ_ਗਏ। (ਕਿਸੇ ਨੇ) ਭੇਦ ਅਭੇਦ ਨ ਸਮਝਿਆ ਅਤੇ ਸਾਰੇ ਬਨ ਵਿਚ ਚਲੇ 
ਗਏ ।੧੨। 


ਜਦੋਂ ਦੂਤ ਨੇ ਵੇਖ ਲਿਆ ਕਿ ਸੈਨਾ-ਦਲ ਬਨ ਵਿਚ ਧਸ ਗਿਆ ਹੈ ਤਦ ਉਸ ਨੇ 
ਰਾਣੀ ਨੂੰ ਆ ਕੇ ਸਾਰਾ ਭੇਦ ਦਸ ਦਿੱਤਾ। ਉਸ ਨੇ ਪਰਬਤ ਦੇ ਦੋਵੇਂ ਮਾਰਗ ਬੰਦ ਕਰ ਦਿੱਤੇ 
ਅਤੇ (ਉਨ੍ਹਾਂ ਦੇ) ਨਕ ਕਟ ਕਟ ਕੇ ਘਰਾਂ ਨੂੰ ਜਾਣ _ਦਿੱਤਾ।੧੩। 

ਬਹੁਤ ਸਾਰੇ ਸੂਰਮੇ ਦੁਖੀ ਹੋ ਕੇ (ਭਾਵ ਉਦਾਸ ਹੋਕੇ) ਰਣ-ਭੂਮੀ ਵਿਚੋਂ ਭਜ _ਚਲੇ। 
ਇਨ੍ਹਾਂ ਵਿਚ ਸੈਯਦ, ਮੁਗਲ, ਪਠਾਣ, ਸ਼ੇਖ (ਜਾਤੀਆਂ ਦੇ) ਚੰਗੇ ਸੂਰਮੇ ਸਨ। ਉਹ ਇਸਤਰੀਆਂ 
ਦਾ ਭੇਸ ਧਾਰ ਕੇ ਹਥਿਆਰ ਸੁਟੀ ਜਾਂਦੇ ਸਨ ਅਤੇ ਇਸ ਤਰ੍ਹਾਂ ਕਹਿੰਦੇ ਸਨ, (ਕਿ ਸਾਡੇ) ਪ੍ਰਾਣ 
ਬਚਾ _ਲਵੇਂ।੧੪। 


ਬੀਰਾਂ ਨੇ ਉਥੋਂ ਭਜ ਕੇ ਇਕ ਥਾਂ ਉਤੇ _ਠਿਕਾਣਾ ਕੀਤਾ। ਮੁਸ਼ਕਮਤੀ ਰਾਣੀ _ਨੇ ਉਨ੍ਹਾਂ 


ਸਾਰਿਆਂ ਨੂੰ ਵੇਖ ਲਿਆ। (ਉਸ ਨੇ) ਨਦੀ ਕਟ ਕੇ ਉਨ੍ਹਾਂ ਵਲ ਚਲਾ ਦਿੱਤੀ। ਤਾਜਾਂ ਅਤੇ 
ਘੋੜਿਆਂ ਸਹਿਤ ਰਾਜਿਆਂ ਨੂੰ ਰੋੜ੍ਹ _ਦਿੱਤਾ।੧੫। 


ਫ਼ੌਜ ਨੂੰ ਮਾਰ ਕੇ ਇਕ ਦੂਤ ਭੇਜ ਦਿੱਤਾ ਕਿ ਜੈਨ ਖਾਨ ਜੀ! ਆ ਕੇ ਪੁੱਤਰੀ ਨੂੰ ਵਿਆਹ 
ਲਵੋ। _ਸਾਡਾ ਬਾਦਸ਼ਾਹ ਨਾਲ ਯੁੱਧ _ਕਰਨਾ ਨਹੀਂ _ਬਣਦਾ। ਇਹੀ ਗੱਲ ਮੇਰੇ ਅਤੇ ਮੰਤਰੀਆਂ ਦੇ 
ਮਨ ਨੂੰ ਚੰਗੀ ਲਗਦੀ _ਹੈ।੧੬। 


ਜੈਨ ਖ਼ਾਨ ਮੂਰਖ ਇਹ ਗੱਲ ਸੁਣ ਕੇ ਫੁਲ ਗਿਆ। ਚੰਗੇ ਸੂਰਮੇ ਨਾਲ ਲੈ ਕੇ ਉਧਰ 
ਨੂੰ ਚਲ _ਪਿਆ। (ਮਨ ਵਿਚ ਸੋਚ ਰਿਹਾ ਸੀ--) ਉਸ (ਰਾਜੇ) ਦੀ ਪੁੱਤਰੀ ਵਿਆਹ ਕੇ ਹੁਣੇ 


ਘਰ ਆਉਂਦਾ ਹਾਂ ਅਤੇ ਇਨ੍ਹਾਂ ਦੀ ਬਾਂਹ _ਆਪਣੇ _ਬਾਦਸ਼ਾਹ _ਨਾਲ _ਮਿਲਾਉਂਦਾ _ਹਾਂ।੧੭। 


ਤਦ ਰਾਣੀ ਨੇ ਬਹੁਤ ਸਾਰਾ ਬਾਰੂਦ ('ਦਾਰੂ”) ਲ। ਲਿਆ ਅਤੇ (ਉਸ ਨੂੰ) ਹੇਠਾਂ ਧਰਤੀ 
ਉਤੇ ਵਿਛਾ ਦਿੱਤਾ। ਉਸ ਉਪਰ ਕੁਝ ਰੇਤ ਖਿਲਾਰ ਦਿੱਤੀ। (ਇਸ ਲਈ ਕਿ ਉਹ) ਸੜ ਤਾਂ 
ਜਾਵੇ, ਪਰ ਵੇਖਿਆ ਨ ਜਾ ਸਕੇ।੧੮। 

(ਉਸ ਰਾਣੀ) ਨੇ ਇਕ ਦਾਸੀ ਨੂੰ ਬੁਲਾ ਲਿਆ ਅਤੇ ਧੀ ਕਹਿ ਕੇ (ਉਸ ਨੂੰ) ਖਾਰਿਆਂ 
ਉਤੇ ਬਿਠਾ ਦਿੱਤਾ ਹੈ। (ਉਸ ਨੇ) ਇਕ ਬੰਦਾ (ਖ਼ਾਨ ਵਲ) ਭੇਜਿਆ ਕਿ ਖ਼ਾਨ ਹੁਣ ਆਵੇ 
ਅਤੇ ਇਸ ਨੂੰ ਵਿਆਹ ਕੇ ਘਰ ਲੈ _ਜਾਵੇ।੧੯। 

ਮੂਰਖ (ਖਾਨ) ਸੈਨਾ ਸਹਿਤ ਉਥੇ _ਗਿਆ। ਭੇਦ ਅਭੇਦ ਨੂੰ ਨ ਸਮਝ _ਸਕਿਆ। ਜਦ 


ਰਾਣੀ ਨੇ ਜਾਣਿਆ ਕਿ ਮੂਰਖ ਆ ਗਿਆ ਹੈ, ਤਾਂ (ਰਾਣੀ ਨੇ) ਬਾਰੂਦ ਨੂੰ ਤੁਰਤ _ਪਲੀਤਾ 
ਲਗਾ ਦਿੱਤਾ।੨0। 


੮00 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਲਗੇ _ਪਲੀਤਾ ਸੂਰ ਸਭ ਭੂਮੇ ਗਗਨ ਕੇ _ਮਾਹਿ। 
ਉਡਿ ਉਡਿ ਪਰੈ ਸਮੁੰਦੂ ਮੈ _ਬਚ੍ਯੋ ਏਕਊ ਨਾਹਿ। ੨੧। 
ਇਹ _ਚਰਿਤੂ ਇਨ _ਚੰਚਲਾ _ਲੀਨੋ ਦੇਸ _ਬਚਾਇ। 
ਜੈਨ ਖਾਨ _ਸੂਰਨ ਸਹਿਤ ਇਹ ਬਿਧਿ ਦਯੋ _ਉਡਾਇ। ੨੨। ੧। 
/&ੱਤ' ਗੰ ਗਾਰੇਤ੍ਹ ਪਲੁਯਾਨੰ /ਰੈਯਾ ਯੰਰੇਤ੍ਹਂ ਨਹੀ ਭੂਪ ਨੰਕਾਦੇ ਟੋਏ ਸੌ ਨਾੜ ਗਰੈਤਹ ਸਆਪਤਨਾ 
ਗਤ ਨਭਨਆ ਸਤ) _੨%੭/ =੩੯੧੮/ %ਫਨੀ/ 
ਦੰਹਰਾ 
ਏਕ ਰਾਵ ਕੀ ਪੁਤ੍ਰਿਕਾ ਅਟਪਲ ਦੇਵੀ ਨਾਮ। 
ਬ੍ਯਾਹੀ ਏਕ ਨਰੇਸ਼ ਕੌ _ਜਾ_ਤੇ ਪੂਤ ਨ ਧਾਮ। ੧। 


ਚੱਪਲਾਂ 


ਰਾਜਾ ਜਤਨ ਕਰਤ ਬਹੁ _ਭਯੋ। ਪੂਤ ਨ ਧਾਮ ਬਿਧਾਤੈ ਦਯੋ। 
ਤਰੂਨ _ਅਵਸਥਹਿ _ਸਕਲ _ਬਿਤਾਯੋ। _ਬਿਰਧਾਪਨੋ ਅੰਤ ਗਤਿ _ਆਯੋ। _੨। 


ਤਬ _ਤਰੁਨੀ ਰਾਨੀ ਸੋ _ਭਈ। ਜਬ ਜ੍ਹਾਨੀ ਰਾਜਾ ਕੀ ਗਈ। 
ਤਾ ਸੋ ਭੋਗ ਰਾਵ ਨਹਿ ਕਰਈ। ਯਾ ਤੇ ਅਤਿ ਅਬਲਾ ਜਿਯ ਜਰਈ। ੩। 


ਦੰਹਰਾ 
ਏਕ ਪੁਰਖ ਸੌ ਦੋਸਤੀ ਰਾਨੀ ਕਰੀ _ਬਨਾਇ। 
ਕਾਮ ਭੋਗ ਤਾ ਸੋ ਕਰੈ ਨਿਤਿ ਪ੍ਰਤਿ ਧਾਮ ਬੁਲਾਇ। ੪। 


ਚੱਪਲਾਂ 


ਤਾ ਕੌ ਧਰਮ ਭ੍ਰਾਤ ਠਹਰਾਯੋ। ਸਭ ਜਗ ਮਹਿ ਇਹ ਭਾਤਿ ਉਡਾਯੋ। 
ਭਾਇ ਭਾਇ ਕਹਿ ਰੋਜ ਬੁਲਾਵੈ। ਕਾਮ ਕੇਲ ਰੁਚਿ ਮਾਨ ਕਮਾਵੈ। ੫। 


ਜੋ ਯਾ ਤੇ ਮੋ ਕੌ ਸੁਤ ਹੋਈ। ਨ੍ਰਿਪ ਕੋ ਪੂਤ ਲਖੈ ਸਭ ਕੋਈ। 
ਦੇਸ ਬਸੈ ਸਭ ਲੋਗ ਰਹੈ ਸੁਖ। ਹਮਰੋ ਮਿਟੈ ਚਿਤ ਕੋ ਸਭ ਦੁਖ। ੬। 


੭/#ਤਲ 


ਭਾਤਿ ਭਾਤਿ ਕੇ ਭੋਗ ਕਰਤ ਤਾ ਸੋ ਭਈ। 

ਨ੍ਹਿਪ ਕੀ ਬਾਤ _ਬਿਸਾਰਿ ਸਭੈ ਚਿਤ ਤੇ ਦਈ। 

ਲਪਟਿ _ਲਪਟਿ ਗਈ _ਨੈਨਨ ਨੈਨ ਮਿਲਾਇ ਕੈ। 

ਹੋ _ਫਸਤ ਹਿਰਨ ਜ੍ਯੋ _ਹਿਰਿਨ ਬਿਲੋਕਿ ਬਨਾਇ ਕੈ। _੭। 


ਚਰਿਤ੍ਰ ਪਾਖਿਆਨ ੮0੧ 


ਦੰਹਰਾ 
ਪਲੀਤੇ ਨੂੰ (ਅੱਗ _ਲਗਣ ਨਾਲ) ਸਾਰੇ ਸੂਰਮੇ ਆਕਾਸ਼ ਵਿਚ ਘੁੰਮਣ ਲਗੇ _(ਅਰਥਾਤ- 
ਆਕਾਸ਼ ਵਲ ਉਡੇ ਗਏ) ਅਤੇ ਉਡ ਉਡ ਕੇ ਸਮੁੰਦਰ ਵਿਚ ਜਾ _ਡਿਗੇ। (ਉਨ੍ਹਾਂ ਵਿਚੋਂ) ਇਕ 
ਵੀ ਨ ਬਚਿਆ।੨੧। ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣਾ ਦੇਸ ਬਚਾ ਲਿਆ ਜੈਨ ਖ਼ਾਨ 
ਨੂੰ ਸੂਰਮਿਆਂ ਸਮੇਤ ਇਸ _ਢੰਗ _ਨਾਲ _ਉਡਾ _ਦਿੱਤਾ।੨੨। 
ਏਥੋਂ 2 ਗਰੇਤੂਰੰਪ/ਆਨ ਦੇ ਤੁਆ ਗਾਰੈੜ੍ਹ ਦੇ ਮੰਤ ਡੂਪ ਸੰਵਾਦ ਦੇ ੨%੭ਵੇ' ਗਾਰੇੜ੍ਹ ਦੀ ਸ਼ਮਪਤ£ 
ਭਾ ਲਭ _ਹੀ/ _26%੭/ =੯੧੮/ ਚਲਦਾ/ 


ਦੰਹਾਰਾ 

ਇਕ ਰਾਜੇ ਦੀ ਪੁੱਤਰੀ ਦਾ ਨਾਂ ਅਟਪਲ ਦੇਵੀ ਸੀ। ਉਹ ਇਕ ਰਾਜੇ ਨੂੰ 
ਹੋਈ ਸੀ ਪਰ ਉਸ ਦੇ ਘਰ ਕੋਈ ਪੁੰਤਰ ਨਹੀਂ ਸੀ।੧। 
ਜੱਪਣਾ 

ਰਾਜੇ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ ਪਰ ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ 


ਹੈ ਨ 
ਦਿੱਤੀ। (ਉਸ ਦੀ) ਸਾਰੀ ਜਵਾਨ ਅਵਸਥਾ ਖਤਮ _ਹੋ ਗਈ ਅਤੇ ਅੰਤ ਨੂੰ ਬੁਢਾਪਾ ਆ 
ਗਗਿਆ।੨। 


੍ 


ਜਦ ਰਾਜੇ ਦੀ ਜਵਾਨੀ ਬੀਤ ਗਈ _ਤਦ ਰਾਣੀ ਜਵਾਨ ਹੋ _ਗਈ। _ਉਸ ਨਾਲ ਰਾਜਾ 
ਭੋਗ ਨਹੀਂ ਕਰਦਾ ਸੀ ਜਿਸ _ਕਰ ਕੇ ਇਸਤਰੀ ਮਨ ਵਿਚ ਬਹੁਤ ਸੜਦੀ ਸੀ (ਅਰਥਾਤ 
ਦੁਖੀ ਹੁੰਦੀ ਸੀ)।੩। 
ਦੰਹਰਾ 


ਰਾਨੀ __ਨੇ ਇਕ ਮਰਦ ਨਾਲ ਦੋਸਤੀ ਕਾਇਮ ਕਰ _ਲਈ। ਰੋਜ਼ ਘਰ ਬੁਲਾ ਕੇ ਉਸ 
ਨਾਲ ਕਾਮ ਭੋਗ ਕਰਦੀ।੪। 


(ਰਾਣੀ ਸੋਚਦੀ ਕਿ) ਇਸ ਤੋਂ ਜੋ ਮੈਨੂੰ ਪੁੱਤਰ ਪੈਂਦਾ ਹੋਵੇਗਾ, ਉਸ ਨੂੰ ਸਭ ਕੋਈ ਰਾਜੇ 
ਦਾ ਪੁੱਤਰ _ਸਮਝੇਗਾ। _(ਇਸ _ਨਾਲ) ਦੇਸ਼ ਵਸਦਾ ਰਹੇਗਾ, ਲੋਕੀਂ _ਸੁਖ ਪੂਰਵਕ ਰਹਿਣਗੇ 
ਅਤੇ ਮੇਰੇ ਚਿਤ _ਦਾ ਸਾਰਾ ਦੁਖ ਦੂਰ ਹੋ ਜਾਏਗਾ।੬। 


੭/#ਤਲ 


ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕਰਨ _ਲਗੀ। ਰਾਜੇ ਦੀ ਸਾਰੀ ਗੱਲ (ਉਸ ਨੇ) ਮਨ 
ਤੋਂ ਭੁਲਾ ਦਿੱਤੀ। ਉਹ ਅੱਖਾਂ ਨਾਲ ਅੱਖਾਂ ਮਿਲਾ ਇਸ ਤਰ੍ਹਾਂ _ਲਿਪਟਦੀ ਸੀ ਜਿਵੇਂ ਹਿਰਨ 
ਹਿਰਨੀ ਨੂੰ ਵੇਖ ਕੇ ਫਸ ਜਾਂਦਾ ਹੈ।੭। 


੮0੨ 


ਸੀ _ਦਸਮ-ਗ੍ਰੰਥ ਸਾਹਿਬ 


ਇਤਕ _ਦਿਨਨ ਰਾਜਾ ਜੂ ਦਿਵ ਕੇ ਲੋਕ ਗੇ। 
ਨਸਟ ਰਾਜ _ਲਖਿ ਲੋਗ ਅਤਿ ਆਕੁਲ ਹੋਤ ਭੈ। 
ਤਬ ਰਾਨੀ ਮਿਤਵਾ ਕੌ ਲਯੋ ਬੁਲਾਇ ਕੈ। 


੨ 


ਹੋ ਦਯੋ ਰਾਜ ਕੋ ਸਾਜੁ ਜੁ ਛਤੁ ਫਿਰਾਇ ਕੈ। ੮। 
ਦੱਖਣ? 
ਪੂਤ ਨ ਧਾਮ ਹਮਾਰੇ ਭਏ। ਰਾਜਾ ਦੇਵ ਲੋਕ ਕੌ ਗਏ। 
ਰਾਜ ਇਹ ਭ੍ਰਾਤ ਹਮਾਰੋ ਕਰੋ। ਯਾ ਕੈ ਸੀਸ ਛਤ੍ਹ ਸੁਭ ਢਰੋ। ੯। 
ਮੇਰੋ ਭ੍ਰਾਤ ਰਾਜ ਇਹ ਕਰੋ। ਅਤ ਪਤ੍ਹ ਯਾ ਕੇ ਸਿਰ ਢਰੋ। 
ਸੂਰਬੀਰ ਆਗ੍ਯਾ ਸਭ ਕੈ _ਹੈ। ਜਹਾ ਪਠੈਯੈ ਤਹ ਤੇ ਜੈ ਹੈ। ੧0। 
ਦੰਹਰਾ 
ਰਾਨੀ ਐਸੋ ਬਚਨ _ਕਹਿ ਦਯੋ ਜਾਰ ਕੌ _ਰਾਜ। 
ਮਿਤਵਾ ਕੌ ਰਾਜਾ _ਕਿਯਾ ਫੇਰਿ ਛਤਰ ਦੈ ਸਾਜ। _੧੧। 
ਦੱਪਲ? 
ਸੂਰਬੀਰ ਸਭ _ਪਾਇ _ਲਗਾਏ। _ਗਾਉਂ ਗਾਉ ਚੌਧਰੀ ਬੁਲਾਏ। 
ਦੈ ਸਿਰਪਾਉ ਬਿਦਾ ਕਰਿ ਦੀਨੇ। ਆਪਨ ਭੋਗ ਜਾਰ ਸੋ ਕੀਨੈ। ੧੨। 


ਮੇਰੋ ਰਾਜ ਸੁਫਲ ਸਭ _ਭਯੋ। ਸਭ _ਧਨ ਰਾਜ ਮਿਤ੍ਰ ਕੌ _ਦਯੋ। 
ਮਿਤ ਅਰੁ ਮੋ ਮੈ ਭੇਦ ਨ ਹੋਈ। ਬਾਲ ਬ੍ਰਿਧ ਜਾਨਤ ਸਭ _ਕੋਈ। ੧੩। 


ਸਕਲ ਪੂਜਾ ਇਹ _ਭਾਤਿ ਉਚਾਰੈ। _ਬੈਠਿ ਸਦਨ ਮੈ ਮੌਤ _ਬਿਚਾਰੈ। 


੮ 


ਨਸਟ ਰਾਜ ਰਾਨੀ ਲਖਿ ਲਯੋ। ਤਾ ਤੇ ਰਾਜ ਭ੍ਰਾਤ ਕੋ ਦਯੋ। ੧੪। 


ਦੰਹਾਰਾ 
ਕੇਲ ਕਰਤ _ਰੀਝੀ ਅਧਿਕ _ਹੇਰਿ _ਤਰਨਿ _ਤਰੁਨੰਗ। 
ਰਾਜ ਸਾਜ ਤਾ ਤੇ ਦਯੋ ਇਹ ਚਰਿਤੁ ਕੇ ਸੰਗ। ੧੫। 
ਨਸਟ ਹੋਤ ਤ੍ਰਿਯ _ਰਾਜਿ _ਲਖਿ _ਕਿਯੋ_ਭ੍ਰਾਤ ਕੌ _ਦਾਨ। 
ਲੋਗ ਮੂੜ ਐਸੇ ਕਹੈ ਸਕੈ ਨ ਭੇਦ ਪਛਾਨ। ੧੬। ੧। 


/ਏੰਤਾ ਨੰ ਗਾਹ ਪਲ੍ਹਯਾਨੇ /ਤਰਯਾ ਗੰਠਤੇ ਮੰਤ ਡੁਪ ਸੰਭਾਦੇ ਦੋਇ ਸੈਂ ਆਠਵ ਲਾਹੜ੍ਹ ਸ਼ਮਪਤਨਆ 


ਗਤ ਨਭ# ਸਤ) _੨6੮/ =੨੯੩੪/ %ਫੰ/ 
ਦੰਹਰਾ 


ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ। 
ਦੋ ਦ੍ਰਾਦਸ _ਬਿਦ੍ਯਾ _ਨਿਪੁਨ ਸੂਰਬੀਰ _ਬਲਵਾਨ। _੧। 


ਚਰਿਤ੍ਰ ਪਾਖਿਆਨ ੮0੩ 


ਇਨ੍ਹਾਂ ਦਿਨਾਂ ਵਿਚ ਹੀ ਰਾਜਾ ਸਵਰਗ _ਸਿਧਾਰ _ਗਿਆ। ਰਾਜ ਨੂੰ ਬਰਬਾਦ ਹੁੰਦਿਆਂ 
ਵੇਖ ਕੇ ਲੋਕੀਂ ਵਿਆਕੁਲ ਹੋ ਗਏ। _ਤਦ ਰਾਣੀ ਨੇ ਮਿਤਰ ਨੂੰ ਬੁਲਾ ਲਿਆ ਅਤੇ ਉਸ ਨੂੰ 
ਛਤ੍ਹ ਧਾਰਨ ਕਰਵਾ _ਕੇ _ਰਾਜ-ਪਾਟ ਸੌਂਪ _ਦਿੱਤਾ।੮। 


ਚੱਪਾਣ 

ਸਾਡੇ ਘਰ _ਕੋਈ ਪੁੱਤਰ ਨਹੀਂ ਹੋਇਆ ਅਤੇ ਰਾਜਾ ਜੀ 
ਹੁਣ ਇਹ ਮੇਰਾ ਭਰਾ ਰਾਜ ਕਰੇਗਾ ਅਤੇ ਇਸ ਦੇ ਸਿਰ ਉਤੇ ਸੁਭ _ਛਤ੍ਹ _ਝੁਲੇਗਾ।੯। 

(ਹੁਣ) ਮੇਰਾ ਇਹ ਭਰਾ ਰਾਜ ਕਰੇਗਾ ਅਤੇ ਚੌਰ ਤੇ ਛਤੁ ਇਸ ਦੇ ਸਿਰ ਉਤੇ 
ਝੁਲੇਗਾ। ਸਾਰੇ _ਸ਼ੂਰਬੀਰਾਂ ਨੂੰ ਆਗਿਆ _ਕਰੇਗਾ। _ਜਿਥੇ_ਭੇਜੋਗਾ, _ਉਥੇ _ਜਾਣਗੇ।੧0। 
ਦੰਹਰਾ 

ਰਾਣੀ ਨੇ ਇਸ ਤਰ੍ਹਾਂ ਬੋਲ ਕਹਿ ਕੇ (ਆਪਣੇ) ਯਾਰ ਨੂੰ ਰਾਜ ਦੇ ਦਿੱਤਾ। ਮਿਤਰ ਨੂੰ 
ਛਤ੍ਹ _ਅਤੇ _ਰਾਜ-ਸਾਜ _ਦੇ _ਕੇ ਰਾਜਾ _ਬਣਾ _ਦਿੱਤਾ।੧੧। 
ਚੱਪਾਣ 
ਚੌਧਰੀ _ਬੁਲਵਾਏ। ਉਨ੍ਹਾਂ ਨੂੰ ਸਿਰੋਪੇ ਦੇ ਕੇ ਵਾਪਸ ਭੇਜ ਦਿੱਤਾ ਅਤੇ 
ਕਰਨ _ਲਗੀ।੧੨। 

(ਹੁਣ) ਮੇਰਾ ਰਾਜ ਸਫਲ ਹੋ ਗਿਆ (ਅਤੇ ਇਸ ਤਰ੍ਹਾਂ) ਧਨ 
ਨੂੰ ਦੇ ਦਿੱਤਾ। (ਕਹਿਣ ਲਗੀ--) ਮੇਰੇ ਅਤੇ ਮਿਤਰ ਵਿਚ ਕੋਈ ਨਹੀਂ 
ਸਾਰੇ _ਬਾਲ ਅਤੇ ਬਿਰਧ ਜਾਣਦੇ _ਹਨ।੧੩। 

ਸਾਰੀ ਪੂਜਾ ਇਸ ਤਰ੍ਹਾਂ ਕਹਿ ਰਹੀ ਸੀ ਅਤੇ _ਸਭਾ-ਸਦਨ ਵਿਚ ਬੈਠ 

ਇਸ ਲਈ 


ਪੈਕ 


ਕੇ ਵਿਚਾਰ ਕਰ 
ਰਹੀ ਸੀ ਕਿ ਰਾਣੀ ਨੇ ਰਾਜ ਨੂੰ ਬਰਬਾਦ ਹੁੰਦਿਆਂ ਵੇਖ ਲਿਆ, ਰਾਜ ਭਰਾ ਨੂੰ ਦੇ 
ਦਿੱਤਾ।੧੪। 
ਦੱਹਰਾ 


ਰਾਣੀ (ਆਪਣੇ ਯਾਰ ਦੇ) ਜਵਾਨ ਸ਼ਰੀਰ ਨੂੰ ਵੇਖ ਕੇ _ਕੇਲ-ਕ੍ਰੀੜਾ ਕਰਦੀ ਹੋਈ ਬਹੁਤ 
ਪ੍ਰਸੰਨ ਹੋਈ। ਉਸ ਨੂੰ ਇਹ ਚਰਿਤ੍ਰ ਖੇਡ _ਕੇ _ਰਾਜ-ਪਾਟ ਦੇ ਦਿੱਤਾ।੧੫। ਮੂਰਖ ਲੋਕ ਇਸ 
ਤਰ੍ਹਾਂ ਕਹਿ ਰਹੇ ਸਨ ਕਿ ਬਰਬਾਦ ਹੁੰਦਿਆਂ ਵੇਖ ਕੇ (ਰਾਣੀ ਨੇ) ਰਾਜ ਭਰਾ ਨੂੰ ਪ੍ਰਦਾਨ ਕਰ 


ਦਿੱਤਾ। _ਪਰ _ਉਹ ਵਾਸਤਵਿਕ ਭੇਦ ਨੂੰ ਨ __ਸਮਝ _ਸਕੇ।੧੬। 


/ਏਥੋਂ ਨੰ ਗਾਂਨਤੁੰਪ/#ਆਨ ਦੇ ਤੰਆ ਲਾਰੇਤ੍ਹ ਦੇ ਅੰ ਭੂਖ ਸੰਵਾਦ ਦੇ ੨੭੮ਵੋੇ' ਲਾਹਤ੍ਹ ਦੀ ਸ਼ਮਪਤੀ 
ਭਾ ਲਭ _ਹੈ/ _26੮/ =੯੩੪/ _ਚਲਦਾ/ 


ਦੰਹਰਾ 


ਵਿਚ _ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ। _ਉਹ ਚੌਦਾਂ 
ਅਤੇ 


੮08 ਸੀ _ਦਸਮ-ਗ੍ਰੰਥ ਸਾਹਿਬ 


ਚੱਪਾਣ 
ਭਾਨ ਮਤੀ ਤਾ ਕੇ ਬਰ ਨਾਰੀ। ਪਿੰਗੁਲ ਦੇਇ ਪ੍ਰਾਨਨਿ ਤੇ ਪ੍ਯਾਰੀ। 
ਅਪੁਮਾਨ ਭਾ ਰਾਨੀ ਸੋਹੈ। ਦੇਵ ਅਦੇਵ ਸੁਤਾ ਢਿਗ ਕੋ_ਹੈ। ੨। 


ਦੰਹਰਾ 
ਭਾਨ ਮਤੀ ਕੀ ਅਧਿਕ ਛਬਿ ਜਲ ਥਲ ਰਹੀ ਸਮਾਇ। 
ਦੇਵ ਦਿਵਾਨੇ ਲਖਿ ਭਏ ਦਾਨਵ ਗਏ _ਬਿਕਾਇ। _੩। 
ਔਰ _ਪਿੰਗੁਲਾਮਤੀ ਕੀ ਸੋਭਾ _ਲਖੀ _ਅਪਾਰ। 
ਗੜਿ _ਚਤੁਰਾਨਨ ਤਵਨ ਸਮ ਔਰ ਨ ਸਕਿਯੋ _ਸੁਧਾਰ। ੪। 
ਦੱਪਣ? 
ਏਕ ਦਿਵਸ ਨ੍ਰਿਪ ਗਯੋ _ਸਿਕਾਰਾ। ਚਿਤ _ਭੀਤਰ ਇਹ _ਭਾਤਿ _ਬਿਚਾਰਾ। 
ਬਸਤੁ _ਬੋਰਿ ਸ੍ਰੋਨਤਹਿ ਪਠਾਏ। _ਕਹਿਯੋ ਸਿੰਘ ਭਰਥਰ _ਹਰਿ ਘਾਏ। ੫। 


ਬਸਤੁ _ਭ੍ਰਿਤ ਲੈ _ਸਦਨ _ਸਿਧਾਰਿਯੋ। _ਉਚਰਿਯੋ ਆਜੁ _ਸਿੰਘ ਨ੍ਰਿਪ ਮਾਰਿਯੋ। 
ਰਾਨੀ ਉਦਿਤ ਜਰਨ ਕੌ _ਭਈ। ਹਾਇ ਉਚਰਿ ਪਿੰਗਲ ਮਰਿ ਗਈ। ੬। 


ਦੰਹਰਾ 
ਤ੍ਰਿਯਾ ਨ ਤਵਨ _ਸਰਾਹੀਯਹਿ _ਕਰਤ ਅਗਨਿ __ਮੈ__ਪਯਾਨ। 
ਧੰਨ੍ਯ _ਧੰਨ੍ਯ _ਅਬਲਾ ਤੇਈ _ਬਧਤ _ਬਿਰਹ ਕੇ _ਬਾਨ। _੭। 


੭%7ਤਲ 
ਖੇਲਿ ਅਖੇਟਕ ਜਬ _ਭਰਥਰਿ ਘਰਿ ਆਇਯੋ। 
ਹਾਇ ਕਰਤ _ਪਿੰਗੂਲਾ ਮਰੀ ਸੁਨਿ _ਪਾਇਯੋ। 
ਡਾਰਿ ਡਾਰਿ ਸਿਰ ਧੂਰਿ ਹਾਇ ਰਾਜਾ ਕਹੈ। 
ਹੋ ਪਠੈ ਬਸਤ੍ਰ ਜਿਹ ਸਮੈ ਸਮੋ ਸੋ ਨ ਲਹੈ। ੮। 
ਦੱਖਣ? 
ਕੈ ਮੈ ਆਜੁ ਕਟਾਰੀ ਮਾਰੋ। ਹ੍ਹੈ ਜੋਗੀ ਸਭ ਹੀ ਘਰ ਜਾਰੋ। 
ਧ੍ਰਿਗਿ ਮੇਰੋ ਜਿਯਬੋ ਜਗ _ਮਾਹੀ। ਜਾ ਕੇ ਨਾਰਿ ਪਿੰਗੁਲਾ ਨਾਹੀ। ੯। 
ਦੰਹਾਰਾ 
ਜੋ _ਭੂਖਨ ਬਹੁ ਮੋਲ ਕੇ ਅੰਗਨ ਅਧਿਕ ਸੁਹਾਹਿ। 
ਤੇ ਅਬ ਨਾਗਨਿ ਸੇ ਭਏ ਕਾਟਿ ਕਾਟਿ ਤਨ ਖਾਹਿ। ੧0। 


੭ਨਵੀਯਾ 
ਬੀਨ _ਸਿੰਗਾਰ ਅੰਗਾਰ ਸੇ ਤਾਲ ਮ੍ਰਿਦੰਗ ਕ੍ਰਿਪਾਨ ਕਟਾਰੇ। 
ਜੌਨਿ ਜੁਡਾਈ ਸੀ ਜੇਬ ਸਖੀ ਘਨਸਾਰ ਕਿਸਾਰ ਕੇ ਆਰੇ। 


ਵੱ ਰਾ 


ਚਰਿਤ੍ਰ ਪਾਖਿਆਨ ੮0੫ 


ਜੱਪਣਾ 

ਉਸ ਦੀ ਭਾਨ ਮਤੀ ਨਾਂ ਦੀ ਸੁੰਦਰ ਰਾਣੀ ਸੀ ਅਤੇ ਪਿੰਗੁਲ ਦੇਵੀ ਵੀ ਪ੍ਰਾਣਾਂ ਤੋਂ 
ਪਿਆਰੀ _ਸੀ। _ਰਾਣੀਆਂ _ਦੀ _ਅਨੂਪਮ ਸੁੰਦਰਤਾ ਸ਼ੋਭਦੀ _ਸੀ। ਉਨ੍ਹਾਂ ਸਾਹਮਣੇ ਦੇਵਤਿਆਂ ਅਤੇ 
ਦੈਂਤਾਂ ਦੀਆਂ _ਪੁੱਤਰੀਆਂ ਭਲਾ _ਕੀ __ਸਨ।੨। 
ਦੰਹਰਾ 

ਭਾਨ ਮਤੀ ਦੀ ਬਹੁਤ ਅਧਿਕ ਸੁੰਦਰਤਾ ਜਲ _ਥਲ _ਵਿਚ ਸਮਾ ਰਹੀ ਸੀ। ਜਿਸ ਨੂੰ 
ਵੇਖ ਕੇ ਦੇਵਤੇ ਦੀਵਾਨੇ ਹੋ_ਗਏ ਸਨ ਅਤੇ ਦੈੱਤ ਤਾਂ (ਸਮਝੋ) ਵਿਕ ਹੀ ਗਏ ਸਨ।੩। ਅਤੇ 
ਪਿੰਗੁਲਮਤੀ ਦੀ ਸ਼ੋਭਾ ਵੀ ਅਪਰ ਅਪਾਰ ਦਿਸਦੀ ਸੀ। (ਉਸ ਨੂੰ) ਬ੍ਰਹਮਾ ਨੇ ਬਣਾ ਕੇ ਫਿਰ 
ਉਸ ਵਰਗੀ ਹੋਰ ਕੋਈ ਨ ਬਣਾ ਸਕਿਆ।੪। 
ਚੱਪਣਾ 

ਇਕ ਦਿਨ ਰਾਜਾ ਸ਼ਿਕਾਰ ਲਈ ਗਿਆ ਅਤੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ। 
(ਉਸ ਨੇ ਆਪਣੇ) ਬਸਤੁ ਲਹੂ ਵਿਚ ਡਬੋ ਕੇ (ਘਰ) ਭੇਜ ਦਿੱਤੇ ਅਤੇ ਕਹਿਲਵਾ ਭੇਜਿਆ ਕਿ 
ਸ਼ੇਰ ਭਰਥਰ ਹਰਿ ਨੂੰ ਖਾ ਗਿਆ ਹੈ।੫। 

ਬਸਤ੍ਰ ਲੈ ਕੇ ਸੇਵਕ ਮਹੌਲ ਵਿਚ ਗਿਆ ਅਤੇ (ਜਾ ਕੇ) ਕਹਿਣ ਲਗਾ ਕਿ ਅਜ ਸ਼ੇਰ 
ਨੇ ਰਾਜੇ ਨੂੰ ਮਾਰ ਦਿੱਤਾ ਹੈ। _ਰਾਣੀ (ਭਾਨ ਮਤੀ) ਸੜ ਮਰਨ ਲਈ ਤਤਪਰ ਹੋ ਗਈ ਅਤੇ 
ਪਿੰਗੁਲਮਤੀ (ਕੇਵਲ) ਹਾਇ ਕਹਿ ਕੇ ਮਰ ਗਈ।੬। 
ਦੰਹਰਾ 

ਉਸ ਇਸਤਰੀ ਦੀ ਸ਼ਲਾਘਾ _ਨਹੀਂ__ਕਰਨੀ ਚਾਹੀਦੀ ਜੋ ਅਗਨੀ _ਵਿਚ ਪ੍ਰਵੇਸ਼ ਕਰਦੀ 
ਹੈ। ਧੰਨ ਧੰਨ ਤਾਂ ਉਹ ਇਸਤਰੀ ਹੈ ਜੋ ਬਿਰਹੋਂ ਦੇ ਬਾਣ ਨਾਲ ਹੀ _ਵਿੰਨ੍ਹੀ ਜਾਂਦੀ ਹੈ।੭। 


੭/#ਤੜਲ 


ਸ਼ਿਕਾਰ ਖੇਡ ਕੇ ਜਦ ਭਰਥਰੀ ਘਰ ਪਰਤਿਆ (ਤਾਂ ਉਸ ਨੇ) ਸੁਣਿਆ ਕਿ ਪਿੰਗੁਲਾਮਤੀ 
“ਹਾਇ” ਕਹਿੰਦੀ ਹੋਈ ਮਰ ਗਈ ਹੈ। ਸਿਰ ਵਿਚ ਖੇਹ ਪਾ ਪਾ ਕੇ ਰਾਜਾ ਹਾਇ ਹਾਇ ਕਹਿਣ 
ਲਗਾ ਕਿ ਉਹ ਸਮਾਂ ਹੁਣ ਹੱਥ ਨਹੀਂ ਆਉਂਦਾ ਜਿਸ ਸਮੇਂ _ਮੈਂ ਬਸਤੁ _ਘਰ ਭੇਜੇ ਸਨ।੮। 


ਚੱਲੀ 


ਜੋ _ਵਡ-ਮੁਲੇ ਗਹਿਣੇ ਅੰਗਾਂ ਨੂੰ ਬਹੁਤ _ਸੁਸਜਿਤ ਕਰਦੇ ਸਨ, ਉਹ ਹੁਣ ਨਾਗਾਂ ਵਰਗੇ 
ਹੋਂ ਗਏ ਹਨ ਅਤੇ ਸ਼ਰੀਰ ਨੂੰ ਕਟ ਕਟ ਕੇ _ ਖਾਂਦੇ ਹਨ।੧0। 


੭ਾਵੰਯਾ 

ਹੇ ਸਖੀ! ਬੀਨ _'ਬਾਂਕ` (ਤਲਵਾਰ) ਵਰਗੀ, _ਸਿੰਗਾਰ _ਅੰਗਾਰਿਆਂ ਜਿਹੇ ਅਤੇ ਤਾਲ ਤੇ 
ਮ੍ਰਿਦੰਗ ਕ੍ਰਿਪਾਨ ਅਤੇ _ਕਟਾਰ ਦੇ ਸਮਾਨ _ਲਗਦੇ _ਸਨ। ਚਾਂਦਨੀ _ਔਂਗ _ਵਰਗੀ, ਸੁੰਦਰਤਾ 
(ਜੇਬ) ਕੁਹਰੇ _('ਜੁਡਾਈ”) ਜਿਹੀ ਅਤੇ ਮੁਸ਼ਕ ਕਪੂਰ ਆਰੇ ਦੇ _ਤਿਖੇ _ਦੇਦਿਆਂ (ਨੌਕਾਂ) ਦੇ 


੮0੬ 


ਬੈਰੀ 
ਜੰਗ 


ਸੀ _ਦਸਮ-ਗ੍ਰੰਥ ਸਾਹਿਬ 


ਸੋ ਰਾਗ _ਬਿਰਾਗ ਸੋ ਬੋਲ _ਬਬਾਰਿਦ _ਬੂਦਨ ਬਾਨ ਬਿਸਾਰੇ। 
ਸੇ ਬੈਨ _ਭਾਲਾ ਜੈਸੇ _ਭੂਖਨ ਹਾਰਨ ਹੋਹਿ ਭੁਜੰਗਨ ਕਾਰੇ। _੧੧। 


ਸੇ ਬੈਨ ਬ੍ਰਿਲਾਪ ਸੇ ਬਾਰਨ ਬ੍ਯਾਧ ਸੀ ਬਾਸ ਬਿਯਾਰ ਬਹੀ_ਰੀ। 
ਸੀ ਕੋਕਿਲ ਕੂਕ _ਕਰਾਲ ਮ੍ਿਨਿਲ ਕਿ ਬ੍ਯਾਲ ਘਰੀ ਕਿ ਛੁਰੀ ਰੀ। 
ਸੀ_ਭੌਨ ਭਯਾਨਕ ਭੂਖਨ ਜੌਨ ਕੀ ਜ੍ਰਾਲ ਸੌ ਜਾਤ ਜਰੀ ਰੀ। 

ਸੀ ਬੀਨ ਬਿਨਾ ਉਹਿ ਬਾਲ ਬਸੰਤ ਕੋ _ਅੰਤਕਿ ਅੰਤ ਸਖੀ ਰੀ। _੧੨। 
ਸੀ ਬ੍ਯਾਰ ਬ੍ਰਿਲਾਪ ਸੌ ਬੋਲ _ਬਬਾਨ ਸੀ ਬੀਨ _ਬਜੰਤ ਬਿਥਾਰੇ। 

ਸੇ ਜੰਗ ਮੁਚੰਗ ਦੁਖੰਗ ਅਨੰਗ ਕਿ ਅੰਕਸੁ ਆਕ _ਕਿਆਰੇ। 


ਚਾਂਦਨੀ ਚੰਦ ਚਿਤਾ ਚਹੂੰ ਓਰ ਸੁ _ਕੋਕਿਲਾ ਕੂਕ ਕਿ ਹੂਕ ਸੀ ਮਾਰੇ। 


ਭਾਰ 


ਤੇ €4 


੮੦ 


ਸੇ ਭੌਨ ਭਭਯਾਨਕ _ਭੂਖਨ ਫੂਲੇ ਨ ਫੂਲ ਫਨੀ ਫਨਿਯਾਰੇ। _੧੩। 


ਚੱਪਲਾਂ 


ਹਠਿ ਹਾਥ ਸਿੰਧੌਰਾ ਧਰਿ ਹੋ। ਪਿੰਗੁਲ ਹੇਤ ਅਗਨਿ ਮਹਿ ਜਰਿ ਹੋ। 
ਇਹ ਆਜੁ _ਚੰਚਲਾ ਜੀਯੈ। ਤਬ _ਭਰਥਰੀ ਪਾਨਿ ਕੌ ਪੀਯੈ। ੧੪। 


%7ੜਾਲ਼ 
ਤਬ ਤਹ _ਗੋਰਖਨਾਥ ਪਹੂੰਚ੍ਯੋ ਆਇ ਕੈ। 
ਨ੍ਹਿਪ ਪ੍ਰਤਿ ਕਹਿਯੋ ਅਦੇਸੁ ਸੁ ਨਾਦ ਬਜਾਇ ਕੈ। 
ਰਾਨੀ ਦਈ _ਜਿਵਾਇ ਸਰੂਪ ਅਨੇਕ _ਧਰਿ। 
ਹੋ ਸੁਨਹੋ ਭਰਥਰਿ ਰਾਵ ਲੇਹੁ ਗਹਿ ਏਕ ਕਰੁ। _੧੫। 


ਸਭੈ _ਪਿੰਗੁਲਾ ਕੀ ਪ੍ਰਭਾ ਰਾਨੀ ਭਈ _ਅਨੇਕ। _੧੬। 


ਰਾਜਾ ਕੋ ਦਿਯੋ ਭੁਲਾਇ ਕੈ। 


ਚਰਿਤ੍ਰ ਪਾਖਿਆਨ ੮02 


ਸਮਾਨ _ਹਨ। _ਰਾਗ ਰੋਗ _ਵਰਗਾ, ਬੋਲ _ਬੈਰਾਗ ਜਿਹੇ, ਬਦਲ ਦੀਆਂ ਕਣੀਆਂ _ਵਿਸ਼-ਬੁਝੇ 
ਤੀਰਾਂ ਦੇ ਸਮਾਨ _ਹਨ। ਬੋਲ ਤੀਰਾਂ ਵਰਗੇ, _ਗਹਿਣੇ _ਭਾਲਿਆਂ ਜਿਹੇ ਅਤੇ ਹਾਰ ਕਾਲੇ ਸੌਪਾਂ 


ਹੇ ਸਖੀ! ਬੋਲ ਤਲਵਾਰ ਵਰਗੇ, _ਵਾਜਿਆਂ ਦੀ ਧੁਨ _('ਬਾਰਨ”) ਵਿਰਲਾਪ ਦੇ ਸਮਾਨ 
ਅਤੇ _ਵਗਦੀ ਹੋਈ ਹਵਾ ਦੀ ਬਾਸ ਵੱਡੇ ਰੋਗ ਜਿਹੀ ਲਗਦੀ ਹੈ। ਕੋਇਲ ਦੀ ਕੂਕ ਕਰਕਸ਼ 
ਕਾਂ ਕਾਂ ਵਰਗੀ, ਕਮਲ ਦੀ ਡੰਡੀ ਸੱਪ ਜਿਹੀ ਅਤੇ ਇਕ _ਘੜੀ ਛੁਰੀ ਦੇ ਸਮਾਨ ਹੈ। ਭੌਆਂ 
(ਭੌਨ”) _ਭਠੀ ਵਰਗੀਆਂ (ਲਗਦੀਆਂ _ਹਨ), ਗਹਿਣੇ ਭਿਆਨਕ _(ਪੁਤੀਤ ਹੁੰਦੇ ਹਨ) ਅਤੇ 
ਚੰਨ _ਦੀ ਚਾਨਣੀ ਨਾਲ _ਸੜਦੀ ਜਾ ਰਹੀ _ਹਾਂ। ਬੀਨ ਤੀਰ _ਵਰਗੀ ਲਗਦੀ ਹੈ ਅਤੇ ਉਸ 
ਇਸਤਰੀ ਤੋਂ ਬਿਨਾ ਬਸੰਤ ਤਾਂ ਮਾਨੋ ਅੰਤ ਹੀ _ਹੋ_ ਗਿਆ ਹੋਵੇ।੧੨। 

ਪੌਣ ਵੈਰੀ ਵਰਗੀ, ਬੋਲ ਵਿਰਲਾਪ ਵਰਗੇ, _ਬੀਨ _ਬਾਣ ਦੇ ਸਮਾਨ ਵਿਅਰਥ _ਵਿਚ 
ਵਜਦੀ ਹੈ। ਸੰਖ ਯੁੱਧ ਵਰਗੇ, ਮੁਚੰਗ ਸ਼ਰੀਰ ਨੂੰ ਦੁਖ ਦੇਣ ਵਾਲਾ ('ਦੁਖੰਗ”) ਹੈ ਅਤੇ ਕਾਮ 
ਦੇਵ ਦਾ ਦਬਾਓ ਔਕ ਵਰਗਾ ਦੁਖਦਾਈ ਜਾਂ ਕੌੜਾ _(“ਕਿਆਰੇ?) ਹੈ। ਚੌਹਾਂ ਪਾਸਿਆਂ ਵਿਚ 
ਪਸਰੀ ਹੋਈ ਚਾਂਦਨੀ _ਚਿਤਾ ਵਰਗੀ _ਲਗਦੀ ਹੈ ਅਤੇ ਕੋਇਲ ਦਾ ਕੂਕ _ਮਾਰਨਾ ਪੀੜ _ਦੀ 
ਕਸਕ _ਦੇ ਸਮਾਨ _ਹੈ। _ਭਵਨ _ਭਠੀ ਵਰਗੇ, ਗਹਿਣੇ ਭਿਆਨਕ _ਹਨ ਖਿੜੇ ਹੋਏ ਫੁਲ ਫੁਲ 
ਨਹੀਂ, ਸਗੋਂ _ ਸੱਪਾਂ ਦੇ _ਫਨ ਦੇ ਸਮਾਨ _ਹਨ।੧੩। 


ਚੱਪਾਣ? 
ਮੈਂ ਹਠ ਪੂਰਵਕ ਹੱਥ ਵਿਚ ਸਿੰਧੌਰਾ ਧਾਰਨ ਕਰ _ਕੇ _ਪਿੰਗੁਲਮਤੀ ਲਈ _ਅਗਨੀ ਵਿਚ 
ਸੜਾਂਗਾ। ਜੇ _ਇਹ ਇਸਤਰੀ ਅਜ ਜੀ ਪਏ, _ਤਦ _ਭਰਥਰੀ ਪਾਣੀ _ਗੁਹਿਣ _ਕਰੇਗਾ।੧੪। 


੭/#ਤਲ 
ਤਦ ਉਥੇ _ਗੋਰਖਨਾਥ ਆ ਪਹੁੰਚਿਆ। (ਉਸ ਨੇ) ਸਿੰਗੀ ਵਜਾ ਕੇ ਰਾਜੇ ਪ੍ਰਤਿ 'ਆਦੇਸ” 


ਦਿੱਤਾ। _(ਗੋਰਖਨਾਥ ਨੇ) _ਰਾਣੀ ਨੂੰ ਅਨੇਕ _ਸਰੂਪ _ਧਾਰਨ _ਕਰ ਕੇ ਜੀਵਿਤ ਕਰ ਦਿੱਤਾ। ਹੇ 
ਭਰਥਰੀ ਰਾਜੇ! ਸੁਣੋ, (ਇਨ੍ਹਾਂ ਵਿਚੋਂ _) ਹੱਥ _ਨਾਲ ਇਕ _ਪਕੜ _ਲਵੋਂ।੧੫। 


ਭਰਲਗਾ ਨੇ _/ਕਹਾ-- 
ਦੰਹਰਾ” 

ਕਿਸ ਨੂੰ ਪਕੜਾਂ ਅਤੇ ਕਿਹੜੀ ਨੂੰ ਛਡਾਂ, (ਮੈਂ) ਚਿਤ ਵਿਚ ਸੋਚ ਕਰ ਰਿਹਾ _ਹਾਂ। 
ਸਾਰੀਆਂ ਹੀ ਪਿੰਗੁਲਾ ਦੀ ਸੁੰਦਰਤਾ ਵਰਗੀਆਂ ਅਨੇਕ ਰਾਣੀਆਂ _ਬਣ ਗਈਆਂ _ਹਨ।੧੬। 


੭/#=ਲ 


ਇਹ ਕਹਿ ਕੇ ਗੋਰਖ ਨਾਥ ਉਥੋਂ _ਚਲਿਆ _ਗਿਆ। (ਇਧਰ) ਭਾਨ ਮਤੀ ਦਾ ਚਿਤ 
ਇਕ ਚੰਡਾਲ ਨੇ ਹਰ _ਲਿਆ। ਉਸ ਦਿਨ ਤੋਂ (ਰਾਣੀ ਨੇ) ਰਾਜੇ ਨੂੰ ਭੁਲਾ ਦਿੱਤਾ। ਰਾਣੀ 
(ਉਸ) ਨੀਚ ਦੇ ਰੂਪ ਵਿਚ ਉਲਝ _ਕੇ ਰਹਿ ਗਈ।੧੭। 


੮0੮ ਸੀ _ਦਸਮ-ਗ੍ਰੰਥ ਸਾਹਿਬ 


ਜਬ ਦੂਤੀ ਤਹ ਤੇ ਫਿਰਿ ਆਈ। ਯੋ ਪੂਛੌ ਰਾਨੀ ਤਿਹ ਜਾਈ। 
ਕਹੁ ਅਲਿ ਮੀਤ ਕਬੈ ਹਯਾ _ਐਹੈ। ਹਮਰੇ ਚਿਤ ਕੋ ਤਾਪ ਮਿਟੈ ਹੈ। ੧੯। 


ਲਪਟਿ ਲਪਟਿ ਕਰਿ ਜਾਉ ਲਲਾ ਸੌ ਤੌਨ ਛਿਨ। 
ਹੋ ਕਹੋ ਸਖੀ ਮੁਹਿ ਮੀਤ ਕਬੈ ਹੈ ਕਵਨ ਦਿਨ। ੨0। 


ਬਾਰ _ਬਾਰ _ਗਜ _ਮੁਤਿਯਨ ਗੁਹੌ ਬਨਾਇ ਕੈ। 

ਅਪਨੇ _ਲਲਾ ਕੋ ਛਿਨ ਮੈ ਲੇਉ ਰਿਝਾਇ ਕੈ। 

ਟੂਕ ਟੂਕ ਤਨ ਹੋਇ ਨ ਮੇਰੋ ਨੈਕ ਮਨ। 

ਹੋ ਕਾਸੀ ਕਰਵਤ ਲਿਯੋ _ਪ੍ਰਿਯਾ ਕੀ ਪ੍ਰੀਤ ਤਨ। ੨੧ 


ਬਿਹਸਿ ਬਿਹਸਿ ਕਬ _ਗਰੇ ਹਮਾਰੇ ਲਾਗਿ _ਹੈ 
ਤਬ ਹੀ ਸਭ ਹੀ ਸੋਕ ਹਮਾਰੇ ਭਾਗਿ ਹੈ 


ਹੋ ਤਾ ਦਿਨ ਸਖੀ ਸਹਿਤ ਹਮ ਬਲਿ ਬਲਿ ਜਾਇ ਹੈ। ੨੨। 


ਜੋ ਐਸੇ ਝਰਿ ਮਿਲੈ ਸਜਨ ਸਖਿ ਆਇ ਕੈ। 
ਮਨ ਕੌ ਲੈ ਤਬ ਹੀ ਜਾਇ ਚੁਰਾਇ ਕੈ। 
ਭਾਤਿ ਭਾਤਿ ਰਤਿ ਕਰੌ ਨ ਛੋਰੋ ਏਕ ਛਿਨ। 
ਹੋਂ _ਬੀਤੈ ਮਾਸ _ਪਚਾਸਨ ਜਾਨੋ ਏਕ _ਦਿਨ। ੨੩। 


ਮਚਕਿ ਮਚਕਿ ਕਬ ਕਹਿ ਹੈ ਬਚਨ ਬਨਾਇ ਕੈ। 
ਲਚਕਿ ਲਚਕਿ ਉਰ ਸਾਥ ਚਿਮਟਿ ਹੈ ਆਇ ਕੈ। 
ਲਪਟਿ _ਲਪਟਿ ਸੈ ਜਾਉ ਪ੍ਰਿਯ ਕੈ ਅੰਗ _ਤਨ। 

ਹੋ ਮੇਲ ਮੇਲ ਕਰਿ ਰਾਖੋ ਭੀਤਰ ਤਾਹਿ ਮਨ। ੨੪ 


ਗਿ ਕੀ 


੭ਾਵੰਯਾ 
ਖੰਜਨ ਹੂੰ ਨ ਬਦ੍ਰਯੋ ਕਛੁ ਕੈ ਕਰਿ ਕੰਜੁ ਕੁਰੰਗ ਕਹਾ ਕਰਿ _ਡਾਰੇ। 
ਚਾਰੁ ਚਕੋਰ ਨ ਆਨੇ ਹਿਿਦੈ ਪਰ ਝੁੰਡ ਝਖੀਨਹੁ ਕੋ _ਝਝਕਾਰੇ 
ਮੈਨ _ਰਹਿਯੋ ਮੁਰਛਾਇ ਪੁਭਾ ਲਖਿ _ਸਾਰਸ ਭੈ ਸਭ ਦਾਸ ਬਿਚਾਰੇ। 
ਅੰਤਕ _ਸੋਚਨ _ਧੀਰਜ _ਮੋਚਨ _ਲਾਲਚੀ _ਲੋਚਨ _ਲਾਲ _ਤਿਹਾਰੇ। ੨੫ 


ਚਰਿਤ੍ਰ ਪਾਖਿਆਨ ੮0੯ 
ਦੰਹਰਾ 
(ਉਸ ਦੀ) ਦੂਤਮਤੀ ਨਾਂ ਦੀ ਇਕ ਦਾਸੀ ਸੀ। (ਉਸ ਨੂੰ) ਉਸੇ ਵੇਲੇ ਬੁਲਾ _ਲਿਆ। 
ਉਸ ਨੀਚ _ਨਾਲ ਬਹੁਤ ਪ੍ਰੀਤ ਪੈਦਾ ਕਰ _ਕੇ (ਬੁਲਾਉਣ ਲਈ) ਭੇਜ _ਦਿੱਤਾ।੧੮ 
ਚੱਪਲਾਂ 


ਦਸ, (ਮੇਰਾ) ਮਿਤਰ ਇਥੇ _ਕਦ ਆਵੇਗਾ 


੭/#=ਲ 


ਹੇ ਸਖੀ! ਸਚ ਦਸ ਨ, ਸੱਜਨ ਕਦ ਆਵੇਗਾ। (ਮੇਰੇ) ਨੈਣਾਂ ਨਾਲ ਨੈਣ ਮਿਲਾ ਕੇ ਕਦ 
ਮੁਸਕਰਾਏਗਾ। _ਉਸ ਵੇਲੇ ਮੈਂ ਪ੍ਰੀਤਮ ਨਾਲ _ਲਿਪਟ _ਲਿਪਟ (ਕੇ ਆਨੰਦਿਤ ਹੋ) ਜਾਵਾਂਗੀ। 
ਹੇ ਸਖੀ! ਦਸ, ਮੇਰਾ ਮਿਤਰ _ਕਦੋਂ _ਅਤੇ ਕਿਹੜੇ _ਦਿਨ _ਆਵੇਗਾ।੨() 


(ਮੈਂ) ਆਪਣੇ ਵਾਲ ਵਾਲ ਵਿਚ _ਗਜ-ਮੋਤੀਆਂ (ਹਾਥੀ ਦੇ ਸਿਰ ਵਿਚੋਂ ਨਿਕਲੇ ਕਲਪਿਤ 
ਮੋਤੀਆਂ) ਨੂੰ ਚੰਗੀ ਤਰ੍ਹਾਂ ਗੁੰਦਾਂਗੀ। (ਮੈਂ) ਆਪਣੇ ਪ੍ਰੀਤਮ ਨੂੰ ਛਿਣ ਭਰ ਵਿਚ ਰਿਝਾ _ਲਵਾਂਗੀ। 
ਜੇ ਮੇਰਾ ਸ਼ਰੀਰ ਟੋਟੇ ਟੋਟੇ ਹੋ ਜਾਵੇ ਤਾਂ ਵੀ (ਮੈਂ ਆਪਣਾ) ਮਨ ਨਹੀਂ _ਮੋੜਾਂਗੀ। ਪ੍ਰਿਯ ਦੀ 
ਪੀਤ ਲਈ ਕਾਸ਼ੀ ਦਾ _ਕਲਵਤੁ _ਵੀ _ਤਨ ਉਤੇ ਸਹਿ _ਲਵਾਂਗੀ।੨੧ 


ਹੇ ਸਖੀ! ਉਹ ਕਦੋਂ ਹਸ ਹਸ ਕੇ ਮੇਰੇ ਗਲ ਨਾਲ ਲਗੇਗਾ। ਤਦੋਂ ਹੀ_ਮੇਰੇ ਸਾਰੇ ਦੁਖ 


ਦੂਰ ਹੋ ਜਾਣਗੇ। (ਮੇਰੇ ਨਾਲ ਜਦ _ਉਹ) ਚਟਕ _ਚਟਕ ਕੇ ਅਤੇ ਮਟਕ _ਮਟਕ ਕੇ _ਗੱਲਾਂ 
ਕਰੇਗਾ। ਉਸ _ਦਿਨ ਮੈ ਉਸ ਉਤੋ` ਬਲਿਹਾਰ ਬਲਿਹਾਰ _ਜਾਵਾਂਗੀ।੨੨। 


ਹੇ ਸਖੀ _! (ਜਦੋਂ ਮੈਨੂੰ) ਇਸ ਤਰ੍ਹਾਂ ਆ ਕੇ ਸਜਨ ਮਿਲਣ ਲਈ _ਟਪਕ _ਪਵੇਗਾ_ਤਾਂ 
ਮੇਰੇ ਮਨ ਨੂੰ ਤੁਰਤ ਚੁਰਾ ਕੇ ਲ! ਜਾਏਗਾ। (ਮੈਂ) ਉਸ ਨਾਲ ਭਾਂਤ ਭਾਂਤ ਦੀ _ਰਤੀ-ਕ੍ਰੀੜਾ 
ਕਰਾਂਗੀ ਅਤੇ ਇਕ _ਛਿਣ ਲਈ ਵੀ ਨਹੀਂ ਛਡਾਂਗੀ। ਪੰਜਾਹ ਮਹੀਨੇ ਬੀਤਣ ਤੇ ਮੈਂ 
ਦਿਨ ਬੀਤਿਆ _ਸਮਝਾਂਗੀ।੨੩। 

(ਉਹ ਮੈਨੂੰ) ਕਦ ਮਟਕ _ਮਟਕ ਕੇ ਬੋਲ _ਸੁਣਾਏਗਾ ਅਤੇ _ਲਚਕ _ਲਚਕ ਕੇ _ ਮੇਰੇ 
ਹਿਰਦੇ ਨਾਲ ਆ ਕੇ ਚਿਮਟ ਜਾਏਗਾ। _ਮੈਂ_ਵੀ ਪ੍ਰੀਤਮ ਦੇ ਸ਼ਰੀਰ ਨਾਲ _ਲਿਪਟ _ਲਿਪਟ 
ਜਾਵਾਂਗੀ। (ਮੈ ਆਪਣਾ) ਮਨ _ਉਸ ਦੇ ਅੰਦਰ ਮਿਲਾ _ਮਿਲਾ ਕੇ _ਰਖਾਂਗੀ।੨੪। 


ਹਾਵੀਯਾਂ 

(ਸੈਂ ਤਾਂ ਹੁਣ) ਮਮੋਲੇ ਪੰਛੀ, ਕਮਲ ਅਤੇ ਹਿਰਨ ਨੂੰ ਵੀ ਕਿਧਰੋਂ ਦਾ ਕੁਝ ਨਹੀਂ ਸਮਝਦੀ 
ਹਾਂ। (ਹੁਣ) ਸੁੰਦਰ ਚਕੋਰ ਨੂੰ ਮੈਂ ਹਿਰਦੇ ਵਿਚ ਨਹੀਂ ਲਿਆਉਂਦੀ ਅਤੇ ਮੌਛੀਆਂ ਦੇ ਵੀ 
ਝਿੜਕ ਦਿੱਤੇ ਹਨ (ਅਰਥਾਤ! ਸਮਾਨ ਨਹੀਂ _ਮੰਨੇ ਹਨ)। (ਉਸ ਦੀ) ਪੁ੍ਭਾ ਨੂੰ ਵੇਖ 
ਦੇਵ ਮੂਰਛਿਤ ਹੋ ਗਿਆ ਹੈ ਅਤੇ ਸਾਰੇ ਸਾਰਸ ਵਿਚਾਰੇ ਦਾਸ ਹੋ_ ਗਏ ਹਨ। ਹੇ ਲਾਲ! ਤੇਰੇ 
ਲਾਲਚੀ ਨੈਣ ਚਿੰਤਾ ਨੂੰ ਖ਼ਤਮ ਕਰਨ ਵਾਲੇ ਅਤੇ ਧੀਰਜ ਨੂੰ ਨਸ਼ਟ ਕਰਨ _ਵਾਲੇ _ਹਨ।੨੫। 


੮੧0 


ਆਸਨ _ਚੁੰਬਨ ਕਰੇ ਹਰਖ _ਉਪਜਾਇ ਕੈ। 


ਨ੍ਹਿਪ ਕੋ ਚਿਤ ਰਾਨੀ ਹਰ ਲਯੋ। ਅਬਲਾ ਮਨੁ ਤਾ ਕੈ ਕਰ ਦਯੋ। 
ਵਹੁ ਅਟਕਤ ਬੇਸ੍ਹਾ ਪਰ ਭਯੋ। ਫਲ ਲੈ ਕੈ ਤਾ ਕੇ ਕਰ ਦਯੋ। ੩੧। 


ਚੱਪਲਾਂ 


ਲਯੋ ਚੁ ਜੁ 
ਤਰੂਨ ਚਿਰੁ ਜਿਯੈ ਦਿਯੋ ਫਲ ਤਾਹਿ ਲਭ। ੩0। 


ਚਰਿਤ੍ਰ ਪਾਖਿਆਨ ੮੧੧ 


੭/#ਤਲ 


ਸਖੀ _ਬੋਲ ਸੁਣ ਕੇ ਉਥੋਂ ਉਸ ਜਗ੍ਹਾ ਉਤੇ _ਗਈ। _ਬਹੁਤ ਤਰ੍ਹਾਂ ਦੀਆਂ _ਚਾਲਾਕੀਆਂ 
ਉਸ ਨੂੰ ਸਿਖਾ ਦਿੱਤੀਆਂ। (ਉਸ ਦੇ) ਮੈਲੇ ਕਪੜੇ ਉਤਾਰ ਕੇ ਚੰਗੇ ਪਵਾ ਦਿੱਤੇ। ਉਸ ਦਾ 
ਸੁੰਦਰ ਰੂਪ _ਬਣਾ ਕੇ ਉਥੇ _ਲੈ ਆਈ।੨੬। 


ਜਦ ਮਨ ਭਾਉਂਦਾ ਮਿਤਰ ਉਸ ਇਸਤਰੀ ਨੂੰ ਪ੍ਰਾਪਤ ਹੋ _ਗਿਆ। ਉਸ ਨੂੰ ਕਈ ਤਰ੍ਹਾਂ 
ਨਾਲ ਪਕੜ ਕੇ ਗਲੇ _ਨਾਲ _ਲਗਾਇਆ। _ਪੁਸੰਨਤਾ ਪੂਰਵਕ _ਉਸ _ਨਾਲ ਆਸਣ ਅਤੇ _ਚੁੰਬਨ 
ਕੀਤੇ। (ਰਾਣੀ ਨੇ) ਉਸ ਸਖੀ ਦੀ ਸਾਰੀ ਗਰੀਬੀ ਖ਼ਤਮ _ਕਰ _ਦਿੱਤੀ।੨੭। 


ਇਕ ਬ੍ਰਾਹਮਣ ਨੇ ਦੇਵੀ ਦੁਰਗਾ ਦੀ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰ ਲਿਆ। ਉਸ 
ਦੇ ਹੱਥ ਤੋਂ ਇਕ ਅਮਰ ਫਲ ਪ੍ਰਾਪਤ ਕੀਤਾ। ਉਹ ਫਲ ਲੈ ਕੇ (ਉਸ ਨੇ) ਰਾਜਾ ਭਰਥਰੀ ਨੂੰ 
ਦਿੱਤਾ। (ਤਾਂ ਜੋ) ਜਦ ਤਕ ਪ੍ਰਿਥਵੀ ਅਤੇ ਆਕਾਸ਼ ਕਾਇਮ ਹਨ, ਉਦੋਂ ਤਕ ਰਾਜਾ ਜੀਉਂਦਾ 
ਰਹੇ।੨੮। 

ਜਦੋਂ ਦੁਰਗਾ ਦਾ ਦਿੱਤਾ ਹੋਇਆ ਫਲ ਰਾਜੇ ਦੇ ਹੱਥ ਪਿਆ ਤਾਂ ਮਨ ਵਿਚ ਇਹ ਸੋਚ 
ਕੇ (ਉਹ ਫਲ) ਭਾਨ ਮਤੀ ਨੂੰ ਦੇ ਦਿੱਤਾ (ਕਿ ਇਹ ਚਿਰ ਤਕ ਜੀਵਿਤ ਰਹਿ ਕੇ ਸੇਵਾ 
ਕਰੇਗੀ)। ਇਸਤਰੀ ਨੇ ਮਨ ਵਿਚ ਵਿਚਾਰ ਕੀਤਾ (ਕਿ ਇਹ ਫਲ) ਮਿਤਰ ਨੂੰ ਦਿੱਤਾ ਜਾਵੇ, 
ਜੋ ਸਦਾ ਜਵਾਨ ਰਹੇ ਅਤੇ (ਉਸ _ਨਾਲ) ਬਹੁਤ _ਕੇਲ-ਕ੍ਰੀੜਾ ਕਰਦਾ _ਰਹੇ।੨੯। 


ਹੇ ਸਖੀ! ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਈਏ ਤਾਂ ਉਸ ਤੋਂ ਤਨ, 
ਮਨ _ਅਤੇ ਧਨ ਸਭ _ਕੁਝ _ਵਾਰ ਕੇ ਫਿਰ ਬਲਿਹਾਰ ਜਾਣਾ ਚਾਹੀਦਾ ਹੈ। (ਮੇਰੇ) ਪ੍ਰੀਤਮ ਨੇ 
ਅਜ ਮੇਰਾ ਮਨ ਸਭ ਤਰ੍ਹਾਂ _ਨਾਲ ਚੁਰਾ ਲਿਆ ਹੈ। _ਇਹ ਜਵਾਨ ਰਹੇ ਅਤੇ _ਚਿਰ _ਤਕ 
ਜੀਉਂਦਾ ਰਹੇ। (ਇਸ ਲਈ) ਫਲ ਲਭ ਕੇ (ਭਾਵ! ਪ੍ਰਾਪਤ ਕਰ ਕੇ) ਉਸ ਨੂੰ ਦੇ ਦਿੱਤਾ।੩0। 
ਚੱਪਣਾ 

ਰਾਜੇ ਦਾ ਚਿਤ ਰਾਣੀ ਨੇ _ਹਰ _ਲਿਆ। ਇਸਤਰੀ (ਰਾਣੀ) ਨੇ ਆਪਣਾ ਮਨ ਉਸ 
(ਚੰਡਾਲ) ਨੂੰ ਦੇ ਦਿੱਤਾ। ਉਹ ਅਗੋਂ ਇਕ ਵੇਸਵਾ ਉਤੇ ਅਟਕਿਆ ਹੋਇਆ ਸੀ। (ਉਸ ਨੇ 
ਉਹ) ਫਲ ਲੈ ਕੇ ਵੇਸਵਾ ਨੂੰ ਦੇ ਦਿੱਤਾ।੩੧। 
੭%#ਤਾਲ 


ਉਹ ਇਸਤਰੀ (ਵੇਸਵਾ) ਰਾਜੇ ਦੇ ਸ਼ਰੀਰ (ਦੀ _ ਸੁੰਦਰਤਾ) ਨੂੰ `ਵੇਖ ਕੇ (ਉਸ ਉਤੇ) 
ਰੀਝੀ ਹੋਈ ਸੀ। ਉਸ ਦੇ ਸੁੰਦਰ ਨੈਣ ਉਸ ਦੇ ਅਮੋਲਕ ਰੂਪ ਨੂੰ ਵੇਖਿਆ ਕਰਦੇ ਸਨ। ਉਹੀ 
ਫਲ ਹੱਥ ਵਿਚ ਲੈ ਕੇ ਰੁਚੀ ਪੂਰਵਕ (ਰਾਜੇ ਨੂੰ) ਦੇ ਦਿੱਤਾ ਕਿ ਜਦ ਤਕ ਪ੍ਰਿਥਵੀ ਅਤੇ 
ਆਕਾਸ਼ ਹਨ, ਰਾਜਾ _ਉਦੋਂ _ਤਕ _ਜੀਵੇ।੩੨। 


ਵੇਸਵਾ ਨੇ ਆ ਕੇ ਫਲ ਰਾਜੇ ਨੂੰ ਦੇ ਦਿੱਤਾ। (ਰਾਜੇ ਦਾ) ਰੂਪ ਵੇਖ ਕੇ ਅਤਿ ਅਧਿਕ 


ਪਰੀਤ ਕਾਰਨ ਉਸ ਦੇ ਵਸ ਵਿਚ ਹੋ ਗਈ। ਰਾਜੇ ਨੇ (ਫਲ) ਹੱਥ ਵਿਚ ਲੈ ਕੇ ਮਨ ਵਿਚ 
ਸੋਚ ਕੀਤੀ ਕਿ ਇਹ ਉਹੀ ਫਲ ('ਦੁ0ਮ”) ਹੈ ਜੋ ਮੈਂ ਇਸਤਰੀ (ਰਾਣੀ) ਨੂੰ ਦਿੱਤਾ ਸੀ।੩੩। 


੮੧੨ 


ਸੀ _ਦਸਮ-ਗ੍ਰੰਥ ਸਾਹਿਬ 


ਭਾਤਿ ਭਾਤਿ ਤਿਹ ਲੀਨੋ ਸੋਧ ਬਨਾਇ ਕੈ। 

ਤਿਹ ਬੇਸ੍ਹਾ ਕੋ ਪੂਛ੍ਯੋ ਨਿਕਟਿ ਬੁਲਾਇ ਕੈ। 

ਸਾਚ ਕਹੋ ਮੁਹਿ ਯਹ ਫਲ ਤੈ ਕਹ ਤੇ ਲਹਿਯੋ। 

ਹੋ ਹਾਥ ਜੋਰਿ ਤਿਨ ਬਚਨ ਨ੍ਰਿਪਤਿ ਸੌ ਯੌ _ਕਹਿਯੋ। ੩੪। 
ਤੁਮ ਅਪਨੇ ਚਿਤ ਜਿਹ ਰਾਨੀ ਕੇ ਕਰ ਦਿਯੋ। 

ਕੌ ਏਕ ਚੰਡਾਰ ਮੋਹਿ ਕਰਿ ਮਨੁ ਲਿਯੋ। 

ਤਵਨ ਨੀਚ ਮੁਹਿ ਊਪਰ _ਰਹਿਯੋ _ਬਿਕਾਇ ਕੈ। 

ਤਵ ਤ੍ਰਿਯ ਤਿਹ ਦਿਯ ਤਿਨ ਮੁਹਿ ਦਯੋ ਬਨਾਇ ਕੈ। ੩੫। 


ਮੈ ਲਖਿ ਤੁਮਰੌ ਰੂਪ ਰਹੀ ਉਰਝਾਇ ਕੈ। 
ਹਰਅਰਿ ਸਰ ਤਨ ਬਧੀ ਸੁ ਗਈ ਬਿਕਾਇ ਕੈ। 
ਸਦਾ ਤਰਨਿ ਤਾ ਕੋ ਫਲੂ ਹਮ ਤੇ ਲੀਜਿਯੈ। 

ਹੋਂ _ਕਾਮ ਕੇਲ ਮੁਹਿ ਸਾਥ ਹਰਖ ਸੋ_ਕੀਜਿਯੈ। ੩੬। 


ਕੋ ਰੂਪ ਬਿਲੋਕਿ ਕੈ ਲਾਲ ਕਛੂ ਹਸਿ ਕੈ ਅਸ ਬੈਨ ਉਚਾਰੇ। 

ਤੈ ਅਟਕੀ ਸੁਨਿ ਸੁੰਦਰਿ ਮੋ ਪਰ ਐਸੇ ਨ ਸੁੰਦਰ ਅੰਗ ਹਮਾਰੇ। 

ਜੀਬੋ _ਘਨੋ _ਸਿਗਰੋਂ ਜਗ ਚਾਹਤ ਸੋ ਨ ਰੁਚਿਯੋ ਚਿਤ ਮਾਝਿ _ਤਿਹਾਰੇ। 

ਆਨਿ ਜਰਾਰਿ ਦਯੋ ਹਮ ਕੌ ਫਲੂ ਦਾਸ ਭਏ ਹਮ ਆਜੁ ਤਿਹਾਰੇ। ੪੧। 


ਚਰਿਤ੍ਰ ਪਾਖਿਆਨ ੮੧੩ 


ਉਸ ਨੇ ਕਈ ਢੰਗਾਂ ਨਾਲ ਇਸ ਦੀ ਪੜਤਾਲ _ਕੀਤੀ। ਉਸ ਵੇਸਵਾ ਨੂੰ ਕੋਲ ਬੁਲਾ ਕੇ 
ਪੁਛਿਆ--ਮੈਨੂੰ ਸਚ ਦਸ, ਤੂੰ ਇਹ ਫਲ ਕਿਸ ਤੋਂ ਲਿਆ ਹੈ। ਉਸ ਨੇ ਹਥ ਜੋੜ ਕੇ ਰਾਜੇ ਨੂੰ 
ਇਸ ਤਰ੍ਹਾਂ _ਕਿਹਾ--।੩੪। 


(ਹੇ ਰਾਜਨ!) ਤੁਸੀਂ (ਜੋ ਫਲ) ਆਪਣੇ ਚਿਤ ਤੋਂ 
ਉਸ ਰਾਣੀ ਦਾ ਮਨ ਇਕ ਚੰਡਾਲ ਨੇ ਮੋਹ ਲਿਆ ਸੀ। 
ਵਿਕਿਆ ਹੋਇਆ ਸੀ। ਤੁਹਾਡੀ ਇਸਤਰੀ ਨੇ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਫਿਰ ਮੈਨੂੰ 
ਦਿੱਤਾ।੩੫। 


ਮੈਂ ਤੁਹਾਡਾ ਰੂਪ ਵੇਖ ਕੇ ਅਟਕੀ ਹੋਈ ਹਾਂ। ਸ਼ਿਵ ਦੇ ਵੈਰੀ ਕਾਮ ਦੇਵ ਦੇ ਬਾਣਾਂ ਨਾਲ 
ਵਿੰਨ੍ਹੀ ਹੋਈ (ਤੁਹਾਡੇ ਉਤੇ) ਵਿਕੀ ਹੋਈ ਹਾਂ। ਸਦਾ ਜਵਾਨ ਰਖਣ ਵਾਲਾ ਇਹ ਫਲ ਮੇਰੇ ਤੋਂ 
ਲੈ ਲਵੋ ਅਤੇ ਮੇਰੇ ਨਾਲ ਪ੍ਰਸੰਨਤਾ ਪੂਰਵਕ _ਕਾਮ-ਕ੍ਰੀੜਾ _ਕਰੋ।੩੬। 


ਤੁਸੀਂ ਜੋ ਇਹ ਫਲ ਉਸ ਇਸਤਰੀ (ਰਾਣੀ) ਨੂੰ ਬਹੁਤ ਪ੍ਰਸੈਨ ਹੋਕੇ ਦਿੱਤਾ ਸੀ। ਉਸ 
ਨੇ ਚੰਡਾਲ ਨਾਲ ਪ੍ਰੀਤ ਪਾ ਕੇ (ਉਸ ਨੂੰ) ਦੇ ਦਿੱਤਾ। ਉਸ (ਚੰਡਾਲ ਨੇ ਫਲ) ਮੈਨੂੰ (ਦੇ 
ਦਿੱਤਾ) ਅਤੇ ਮੈਂ ਵਿਯੋਗ ਦੀ ਸੜੀ ਹੋਈ ਨੇ ਤੁਹਾਨੂੰ ਦੇ ਦਿੱਤਾ। ਮੈਂ ਤੁਹਾਡੀ ਖ਼ੂਬਸੂਰਤੀ ਵੇਖ 
ਕੇ ਦੀਵਾਨੀ ਹੋ__ਗਈ _ਹਾਂ।੩੭। 


ਮੈਂ ਤੁਹਾਡੀ ਪੁਰ੍ਭਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ। (ਮੈਂ) ਸਾਰੇ ਘਰ ਦੀ ਸੁੱਧ ਬੁੱਧ 
ਭੁਲਾ ਦਿੱਤੀ ਹੈ। (ਇਸ ਲਈ ਇਹ) ਅਮਰ ਅਜਰ ਫਲ ਤੁਹਾਨੂੰ ਲਿਆ ਕੇ ਦਿੱਤਾ ਹੈ। (ਇਸ 
ਲਈ) ਹੇ ਰਾਜਨ! ਮੇਰੀ _ਕਾਮ-ਪੀੜਾ ਨੂੰ ਸੰਤੁਸ਼ਟ _ਕਰੋ।੩੮। 


ਤਦ ਰਾਜੇ ਨੇ ਉਸ ਨੂੰ ਧੰਨ ਧੰਨ ਕਿਹਾ ਅਤੇ ਭਾਂਤ ਭਾਂਤ ਨਾਲ ਉਸ ਨਾਲ _ਰਮਣ 
ਕੀਤਾ। ਵੇਸਵਾ ਵੀ ਉਸ ਨਾਲ ਚੰਗੀ ਤਰ੍ਹਾਂ ਲਿਪਟਦੀ ਗਈ ਅਤੇ ਉਸ _ਦੀ _ਅਨੂਪਮ ਸੁੰਦਰਤਾ 
ਨੂੰ ਵੇਖ ਕੇ ਅਟਕ _ਗਈ।੩੯। 


ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਹੋ ਜਾਏ, ਤਾਂ ਉਸ ਘੜੀ ਦੇ ਪਲ ਪਲ ਤੋਂ 
ਵਾਰੇ ਵਾਰੇ ਜਾਈਏ। _ਲਿਪਟ _ਲਿਪਟ ਕੇ ਉਸ ਨਾਲ ਅਧਿਕ ਰਮਣ _ਕਰੀਏ। ਅਤੇ ਉਸ ਛਿਣ 
ਕਾਮ ਦੇਵ ਦਾ ਸਾਰਾ ਘਮੰਡ ਦੂਰ ਕਰ _ਦੇਈਏ। ੪0। 


ਮੇਰੇ ਇਤਨੇ ਸੁੰਦਰ ਅੰਗ ਤਾਂ 
ਜਗਤ ਬਹੁਤ ਜੀਉਣਾ ਚਾਹੁੰਦਾ ਹੈ, ਪਰ ਇਹ ਗੱਲ ਤੇਰੇ ਚਿਤ _ ਨੂੰ ਕਿਉਂ ਚੰਗੀ 
ਇਹ ਬੁਢਾਪੇ ਦਾ ਵੈਰੀ ਜਾਂ ਅਮਰ _('ਜਰਾਰਿ”) ਫਲ ਮੈਨੂੰ ਆਣ ਦਿੱਤਾ ਹੈ। ਇਸ 
ਅਜ ਸੈਂ ਤੇਰਾ ਦਾਸ ਹੋ__ਗਿਆ ਹਾਂ।੪੧। 


੮੧੪ 


ਸੀ _ਦਸਮ-ਗ੍ਰੰਥ ਸਾਹਿਬ 


ਲੋਠਹਾ ਵਾਲਾ 
ਨੈਨ ਲਗੇ ਜਬ ਤੇ ਤੁਮ ਸੋ ਤਬ ਤੇ ਤਵ ਹੇਰਿ ਪ੍ਰਭਾ ਬਲਿ ਜਾਊ 
ਭੌਨ ਭੰਡਾਰ ਸੁਹੁਾਤ ਨ ਮੋ ਕਹ ਸੋਵਤ ਹੂੰ ਬ਼ਿਝ ਕੈ ਬਰਰਾਊ 
ਜੈਤਿਕ ਆਪਨੀ ਆਰਬਲਾ _ਸਭ _ਮੀਤ ਕੇ _ਊਪਰ _ਵਾਰਿ _ਬਹਾਊ। 
ਕੇਤਿਕ ਬਾਤ _ਜਰਾਰਿ ਸੁਨੋ ਫਲ ਪ੍ਰਾਨ ਦੈ ਮੋਲ _ਪਿਯਾ ਕਹ ਲ੍ਯਾਊ। ੪੨ 


ਤੈ ਜੁ ਦਿਯੋ ਤੀਯ ਕੋ ਫਲ ਥੋ ਦਿਜ ਤੇ ਕਰਿ ਕੋਟਿਕੁਪਾਇ ਲੀਯੋ। 

ਸੋਊ ਲੈ ਕਰ ਜਾਰ ਕੌ ਦੇਤ ਭਈ ਤਿਨ ਰੀਝਿ ਕੈ ਮੋ ਪਰ ਮੋਹਿ ਦੀਯੋ 
ਨ੍ਹਿਪ ਹੋ ਅਟਕੀ ਤਵ ਹੇਰਿ ਪੂਭਾ ਤਨ ਕੋ ਤਨਿ ਕੈ ਨਹਿ ਤਾਪ ਕੀਯੋ। 
ਤਿਹ ਖਾਹੁ ਹਸੈ ਸੁਖ ਦੇਹ ਦਿਯੋ ਨ੍ਰਿਪ ਰਾਜ ਕਰੋਂ ਜੁਗ ਚਾਰ ਜੀਯੋ। ੪੩। 


ਆਧਿਕ ਆਪੁ _ਭਖ੍ਯੋ ਨ੍ਰਿਪ ਲੈ ਫਲ _ਆਧਿਕ _ਰੂਪਮਤੀ ਕਹ ਦੀਨੋ 

ਯਾਰ ਕੈ ਟੂਕ ਹਜਾਰ ਕਰੇ ਗਹਿ ਨਾਰਿ ਭਿਟ੍ਰਯਾਰ ਤਿਨੈ ਬਧਿ ਕੀਨੋ। 

ਭੌਨ ਭੰਡਾਰ _ਬਿਸਾਰ ਸਭੈ ਕਛੁ ਰਾਮ ਕੋ ਨਾਮੁ ਹ੍ਿਦੈ ਦ੍ਰਿੜ ਚੀਨੋ। 

ਜਾਇ ਬਸ੍ਯੋ ਤਬ ਹੀ ਬਨ ਮੈ ਨ੍ਰਿਪ ਭੇਸ ਕੋ ਤ੍ਯਾਗ ਜੁਗੇਸ ਕੋ _ਲੀਨੋ। ੪੫। 


ਦੰਹਰਾ 
ਬਨ ਭੀਤਰ ਭੇਟਾ ਭਈ ਗੋਰਖ ਸੰਗ ਸੁ ਧਾਰ 
ਰਾਜ _ਤ੍ਯਾਗ _ਅੰਮ੍ਹਿਤ ਲਯੋ _ਭਰਥਿਰ _ਰਾਜ _ਕੁਮਾਰ। ੪੬ 


ਹਾਵੀਯਾ 
ਰੋਵਤ ਹੈ ਸੁ ਕਹੂੰ ਪੁਰ ਕੇ ਜਨ ਬੌਰੇ ਸੇ ਡੋਲਤ ਜ੍ਯੋ _ਮਤਵਾਰੇ। 
ਫਾਰਤ ਚੀਰ ਸੁ ਬੀਰ ਗਿਰੇ ਕਹੂੰ ਜੂਝੈ ਹੈ ਖੇਤ ਮਨੋ ਜੁਝਿਯਾਰੇ। 
ਰੋਵਤ ਨਾਰ ਅਪਾਰ _ਕਹੂੰ _ਬਿਸੰਭਾਰਿ ਭਈ ਕਰਿ ਨੈਨਨ ਤਾਰੇ। 
ਤ੍ਯਾਗ _ਕੈ ਰਾਜ _ਸਮਾਜ ਸਭੈ ਮਹਾਰਾਜ ਸਖੀ ਬਨ ਆਜੁ _ਪਧਾਰੇ। 8੭। 


ਚਰਿਤ੍ਰ ਪਾਖਿਆਨ ੮੧੫ 


ਫੌਸ਼ਫਾ ਨੇ /ਕਹ£ 
(ਹੇ ਰਾਜਨ!) ਸੁਣੋ, ਜਦ ਦੀਆਂ ਤੁਹਾਡੇ ਨਾਲ ਅਖਾਂ ਲਗੀਆਂ ਹਨ, ਉਦੋਂ 


ਸੁੰਦਰਤਾ ਵੇਖ ਕੇ ਬਲਿਹਾਰੀ ਜਾ ਰਹੀ _ਹਾਂ। ਮਹੱਲ ਅਤੇ _ਭੰਡਾਰ ਮੈਨੂੰ _ਚੈਗੇ 

ਅਤੇ ਸੁੱਤੀ ਹੋਈ ਚੌਂਕ ਕੇ _ਬਰੜਾਉਣ ਲਗਦੀ ਹਾਂ। (ਮੇਰੀ) ਜਿਤਨੀ ਵੀ ਆਯੂ 
ਮਿਤਰ ਉਪਰੋਂ ਵਾਰ ਦੇਣਾ ਚਾਹੁੰਦੀ ਹਾਂ। ਅਮਰ _('ਜਰਾਰਿ”) ਫਲ ਦੀ ਕੀ ਗੋਲ 

ਪ੍ਰਾਣਾਂ ਦਾ ਮੁੱਲ ਤਾਰ ਕੇ ਪ੍ਰੀਤਮ ਨੂੰ ਪ੍ਰਾਪਤ ਕਰ _ਲਵਾਂਗੀ।੪੨ 


ਤੁਸੀਂ ਜੋ ਫਲ ਇਸਤਰੀ (ਰਾਣੀ) ਨੂੰ ਦਿੱਤਾ ਸੀ, ਉਹ ਬ੍ਰਾਹਮਣ ਨੇ ਬਹੁਤ ਉਪਾ ਕਰ 
ਕੇ ਪ੍ਰਾਪਤ ਕੀਤਾ ਸੀ। ਉਸ ਲੈ ਕੇ (ਰਾਣੀ ਨੇ) ਯਾਰ ਨੂੰ ਦੇ ਦਿੱਤਾ ਅਤੇ ਉਸ (ਯਾਰ) ਨੇ 


ਪੁਸੰਨ ਹੋਕੇ ਮੈਨੂੰ ਦੇ ਦਿੱਤਾ। ਹੇ ਰਾਜਨ! ਤੇਰੇ ਸ਼ਰੀਰ ਦੀ ਸੁੰਦਰਤਾ ਨੂੰ ਵੇਖ ਕੇ ਮੈਂ ਅਟਕ 


0 ਹਿਕ ਰਹ (ਤੁਸੀਂ) ਇਸ ਫਲ 


ਨੂੰ ਖਾਓ, ਮੈਨੂੰ ਦੇਹ ਦਾ ਸੁਖ ਦਿਓ ਅਤੇ ਹੇ ਰਾਜਾ ਜੀ! (ਤੁਸੀਂ) ਚਾਰ ਯੁਗਾਂ ਤਕ ਰਾਜ 


ਜੋ _ਉਹ ਫਲ ਇਸਤਰੀ (ਰਾਣੀ) ਨੂੰ ਦੇ ਦਿੱਤਾ ਸੀ। ਉਸ (ਰਾਣੀ) ਨੂੰ 

ਵੀ ਧਿੱਕਾਰ ਹੈ (ਜਿਸ ਨੇ ਇਹ ਫਲ) ਧਰਮ ਨੂੰ ਵਿਚਾਰੇ ਬਿਨਾ ਚੰਡਾਲ ਨੂੰ ਦੇ ਦਿੱਤਾ। (ਉਸ 

(ਚੰਡਾਲ) ਨੂੰ ਵੀ ਧਿੱਕਾਰ ਹੈ ਜਿਸ ਰਾਣੀ ਵਰਗੀ ਇਸਤਰੀ ਪ੍ਰਾਪਤ ਕਰ ਕੇ (ਉਹ ਫਲ) 
ਕਰ 


ਨੇ 
ਇਕ ਵੇਸਵਾ ਨਾਲ _ਬਹੁਤ ਪ੍ਰੀਤ ਪੈਦਾ ਕੇ ਦੇ ਦਿੱਤਾ।੪੪ 


ਰਾਜੇ ਨੇ ਫਲ ਲੈ ਕੇ ਔਧਾ ਆਪ ਖਾਇਆ ਅਤੇ ਅੱਧਾ ਰੂਪਮਤੀ (ਵੇਸਵਾ) ਨੂੰ ਦੇ 
ਦਿੱਤਾ। (ਉਸ) ਯਾਰ (ਚੰਡਾਲ) ਦੇ ਹਜ਼ਾਰ ਟੋਟੇ ਕਰ ਦਿੱਤੇ ਅਤੇ ਰਾਣੀ ਤੇ ਦਾਸੀ ('ਭਿਟ੍ਯਾਰ”1 
) ਲੂ 


ਗ 
1 
ਹੂ 
ਹੂ 
ਤਰ 
8 
ਰਹ 


ਕਰ _ਲਿਆ। (ਭਰਥਰੀ ਨੇ) ਰਾਜੇ 


(ਰਾਜੇ ਦੀ) ਬਨ ਵਿਚ _ਗੋਰਖਨਾਬ ਨਾਲ ਭੇਂਟ ਹੋਈ ਅਤੇ _ਰਾਜ-ਪਾਟ ਤਿਆਗ ਕੇ 
ਭਰਥਰੀ _ਰਾਜ ਕੁਮਾਰ _ਨੇ ਅੰਮ੍ਰਿਤ ਪ੍ਰਾਪਤ _ਕੀਤਾ।੪੬ 


ਹਾਵੰਯਾ 

ਕਿਤੇ ਨਗਰ _ਦੇ ਲੋਕ ਰੋਂਦੇ ਹਨ ਅਤੇ _ਬੌਰਿਆਂ ਵਾਂਗ _ਮਤਵਾਲੇ ਹੋਏ _ਡੋਲਦੇ ਫਿਰਦੇ 
ਹਨ। _ਕਿਤੇ ਸੂਰਮੇ ਬਸਤੁ ਪਾੜ ਕੇ ਇਸ ਤਰ੍ਹਾਂ ਡਿਗੇ ਪਏ ਹਨ, ਮਾਨੋ ਯੁੱਧ-ਭੂਮੀ ਵਿਚ ਯੋਧੇ 
ਜੂਝੇ _ਪਏ _ਹੋਣ। _ਕਿਤੇ ਬੇਸ਼ੁਮਾਰ ਇਸਤਰੀਆਂ ਰੋ ਰਹੀਆਂ _ਹਨ _ਅਤੇ _ਬਿਨਾ ਨੈਣ _ਝਮਕਾਏ 
ਬੇਹੋਸ਼ ਪਈਆਂ _ਹਨ। _(ਅਤੇ ਕਹਿੰਦੀਆਂ ਫਿਰਦੀਆਂ _ਹਨ--) ਹੇ ਸਖੀ! ਸਾਰੇ _ਰਾਜ-ਪਾਟ ਨੂੰ 


ਛਡ ਕੇ ਮਹਾਰਾਜ ਅਜ _ਬਨ ਨੂੰ ਚਲੇ ਗਏ ਹਨ।੪੭ 


੮੧੬ 


ਸੀ _ਦਸਮ-ਗ੍ਰੰਥ ਸਾਹਿਬ 


ਨਿਜੁ ਨਾਰਿ ਨਿਹਾਰਿ ਕੈ ਭਰਥ ਕੁਮਾਰਿ ਬਿਸਾਰਿ ਸੰਭਾਰਿ ਛਕੀ ਮਨ ਮੈ। 
ਕਹੂੰ ਹਾਰ ਗਿਰੈ ਕਹੂੰ ਬਾਰ ਲਸੈ ਕਛੁ ਨੈਕੁ ਪ੍ਰਭਾ ਨ ਰਹੀ ਤਨ ਮੈ। 
ਝਖ _ਕੇਤੁਕ _ਬਾਨਨ ਪੀੜਤ ਭੀ ਮਨ ਜਾਇ ਰਹਿਯੋ ਮਨ ਮੋਹਨ ਮੈ। 
ਮਨੋ ਦੀਪਕ ਭੇਦ ਸੁਨੋ ਸੁਰ ਨਾਦ ਮਿਿਗੀ ਗਨ ਜਾਨੁ _ਬਿਧੀ ਮਨ ਸੈ। ੪੮। 


ਦੰਹਾਰਾ 
ਅਨਿਕ ਜਤਨ ਕਰਿ ਕਰਿ ਤ੍ਰਿਯਾ ਹਾਰਤ ਭਈ ਅਨੇਕ। 
ਬਨ ਹੀ ਕੌ ਨ੍ਰਿਪ ਜਾਤ ਭਯੋ ਮਾਨਿਯੋ ਬਚਨ ਨ ਏਕ। _੪੯। 
ਜਬ ਰਾਜਾ ਬਨ ਮੈ ਗਏ ਗੋਰਖ ਗੁਰੂ ਬੁਲਾਇ। 
ਬਹੁਰਿ _ਭਾਤਿ _ਸਿਛ੍ਰਯਾ ਦਈ ਤਾਹਿ ਸਿਖ੍ਯ _ਠਹਰਾਇ। _੫0। 


ਭਾਰਲਗਾ ਬਾਲਾ 


ਕਵਨ ਮਰੈ ਮਾਰੈ ਕਵਨ ਕਹਤ ਸੁਨਤ ਕਹ _ਕੋਇ। 
ਕੋ ਰੋਵੈ ਕਵਨੈ ਹਸੈ ਕਵਨ ਜਰਾ ਜਿਤ ਹੋਇ। ੫੧੧ 


ਚੱਪਣਾ 
ਹਸਿ ਗੋਰਖ ਇਮਿ ਬਚਨ _ਉਚਾਰੇ। ਸੁਨਹੁ _ਭਰਥ _ਹਰਿ ਰਾਜ ਹਮਾਰੇ। 
ਸਤਿ ਝੂਠ _ਮੂਓ ਹੰਕਾਰਾ। ਕਬਹੂ _ਮਰਤ ਨ __ਬੋਲਨਹਾਰਾ। _੫੨। 
ਦੰਹਰਾ 


ਕਾਲ ਮਰੈ _ਕਾਯਾ ਮਰੈ _ਕਾਲੈ ਕਰਤ ਉਚਾਰ। 
ਜੀਭੈ ਗੁਨ _ਬਖ੍ਯਾਨ ਹੀ _ਸੁਵਨਨ ਸੁਨਤ _ਸੁਧਾਰ। _੫੩। 
ਚੱਪਾਣ? 
ਕਾਲ ਨੈਨ ਹ੍ਹੈ ਸਭਨ _ਨਿਹਰਈ। _ਕਾਲ ਬਕਤ੍ਰ ਹੈ ਬਾਕ _ਉਚਰਈ। 
ਕਾਲ _ਮਰਤ ਕਾਲ _ਹੀ_ਮਾਰੈ। ਭੂਲਾ ਲੋਗ _ਭਰਮ _ਬੀਚਾਰੈ। _੫੪। 


ਦੰਹਰਾ 
ਕਾਲ ਹਸਤ _ਕਾਲੈ ਰੋਵਤ ਕਰਤ ਜਰਾ ਜਿਤ ਹੋਇ। 
ਕਾਲ ਪਾਇ _ਉਪਜਤ ਸਭੈ ਕਾਲ ਪਾਇ ਬਧ _ਹੋਇ। ੫੫। 


ਚੱਘਣ/ 
ਕਾਲੈ ਮਰਤ ਕਾਲ ਹੀ _ਮਾਰੈ। ਭੂਮਿ ਭੂਮਿ ਪਿੰਡ ਅਵਾਰਾ ਪਾਰੈ। 
ਕਾਮ ਕ੍ਰੋਧ ਮੂਓ _ਹੰਕਾਰਾ। ਏਕ _ਨ_ਮਰਿਯੋ ਸੁ _ਬੋਲਣਹਾਰਾ। ੫੬। 


ਚਰਿਤ੍ਰ ਪਾਖਿਆਨ ੮੧੭ 


ਭਰਥਰੀ ਕੁਮਾਰ ਨੂੰ ਵੇਖ ਕੇ ਉਸ ਦੀਆਂ ਇਸਤਰੀਆਂ ਹੋਸ਼ ਭੁਲਾ ਕੇ ਮਨ ਵਿਚ (ਦੁਖ 
ਨਾਲ) ਭਰੀਆਂ ਪਈਆਂ _ਹਨ। _ਕਿਤੇ (ਉਨ੍ਹਾਂ ਦੇ) ਹਾਰ ਡਿਗੇ ਪਏ ਹਨ, ਕਿਤੇ ਵਾਲ (ਖਿਲਰੇ 
ਹੋਏ) ਲਿਸ਼ਕ ਰਹੇ ਹਨ ਅਤੇ (ਕਿਸੇ ਦੇ) ਤਨ ਵਿਚ ਜ਼ਰਾ ਜਿੰਨੀ ਵੀ ਸ਼ੋਭਾ ਨਹੀਂ ਰਹੀ _ਹੈ। 
ਕਈ ਕਾਮ ਦੇਵ ('ਝਖ ਕੇਤੁ”) ਦੇ ਬਾਣ ਲਗਣ ਨਾਲ ਦੁਖੀ ਹੋ ਗਈਆਂ ਹਨ ਅਤੇ ਉਨ੍ਹਾਂ ਦਾ 
ਮਨ ਮਨਮੋਹਨ ਪਾਸ _ਚਲਾ ਗਿਆ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੀਪਕ ਦਾ ਭੇਦ 
(ਪਰਵਾਨਿਆਂ ਨੇ ਪਾ ਲਿਆ ਹੋਵੇ) ਜਾਂ ਮਾਨੋ ਘੰਡਾ ਹੇੜੇ ਦਾ ਨਾਦ ਸੁਣ ਕੇ ਬਹੁਤ ਸਾਰੀਆਂ 
ਹਿਰਨੀਆਂ _ਮਨ ਵਿਚ _ਵਿੰਨ੍ਹੀਆਂ ਗਈਆਂ _ਹੋਣ।੪੮। 
ਦੰਹਰਾ 


ਅਨੇਕਾਂ ਇਸਤਰੀਆਂ ਕਈ ਪ੍ਰਕਾਰ ਦੇ ਯਤਨ ਕਰ ਕਰ ਕੇ ਹਾਰ ਗਈਆਂ, ਪਰ ਰਾਜਾ 
ਬਨ ਨੂੰ ਚਲਾ ਗਿਆ ਅਤੇ ਕਿਸੇ ਇਕ ਦੀ ਵੀ ਗੱਲ ਨ ਮੰਨੀ।੪੯। ਜਦ ਰਾਜਾ ਬਨ ਵਿਚ 
ਗਿਆ (ਤਾਂ) ਗੁਰੂ ਗੋਰਖ ਨਾਥ ਨੇ ਬੁਲਾ ਲਿਆ। ਕਈ ਤਰ੍ਹਾਂ ਦੀ ਸਿਖਿਆ ਦੇ ਕੇ ਉਸ ਨੂੰ 
ਆਪਣਾ ਚੇਲਾ ਬਣਾ ਲਿਆ।੫0। 
ਭਰਲਗਾੀ ਨੇ _#ਕਹਨ-- 

(ਹੇ ਗੁਰੂ ਗੋਰਖ ਨਾਥ! ਇਹ ਦਸੋ) ਕੌਣ ਮਰਦਾ ਹੈ, ਕੌਣ ਮਾਰਦਾ ਹੈ, ਕੌਣ ਕਹਿੰਦਾ 
ਹੈ, ਕੌਣ ਸੁਣਦਾ ਹੈ, ਕੌਣ ਰੋਂਦਾ ਹੈ, _ਕੌਣ _ਹਸਦਾ ਹੈ, ਕੌਣ ਬੁਢਾਪੇ ਨੂੰ ਜਿਤਣ _ਵਾਲਾ 
ਹੈ?।੫੧। 
ਚੱਪਾਣ 

ਗੋਰਖ ਨੇ ਹਸ ਕੇ ਇਸ ਤਰ੍ਹਾਂ ਕਿਹਾ--ਹੇ ਮੇਰੇ ਭਰਥਰੀ ਹਰਿ ਰਾਜਾ! ਸੁਣੋਂ। ਸਚ, ਝੂਠ 
ਅਤੇ ਹੰਕਾਰ ਮਰਦਾ ਹੈ, _ਪਰ _ਬੋਲਣ ਵਾਲੀ ਆਤਮਾ _ਕਦੇ ਵੀ ਨਹੀਂ ਮਰਦੀ।੫੨। 
ਦੰਹਰਾ 

ਕਾਲ ਮਰਦਾ ਹੈ, ਸ਼ਰੀਰ ਮਰਦਾ ਹੈ ਅਤੇ ਕਾਲ ਹੀ (ਬਚਨ) _ਉਚਾਰਦਾ ਹੈ। ਜੀਭ ਦਾ 
ਗੁਣ ਬਖਾਨ _ਕਰਨਾ ਹੈ ਅਤੇ ਕੰਨਾਂ ਦਾ ਕੰਮ ਪੂਰੀ ਤਰ੍ਹਾਂ ਸੁਣਨਾ ਹੈ।੫੩। 


ਚੱਪਲਾਂ 


ਜੱਪਣਾ 

ਕਾਲ ਹੀ ਮਰਦਾ ਹੈ, ਕਾਲ ਹੀ ਮਾਰਦਾ ਹੈ। (ਕਾਲ ਹੀ) ਆਵਾਗਵਣ ਵਿਚ ਭਰਮ 
ਭਰਮ ਕੇ ਸ਼ਰੀਰ ('ਪਿੰਡ”) ਧਾਰਨ ਕਰਦਾ ਹੈ। ਕਾਮ, ਕ੍ਰੋਧ ਅਤੇ ਹੰਕਾਰ ਮਰਦੇ ਹਨ, (ਪਰ 
ਕੇਵਲ) ਬੋਲਣ ਵਾਲਾ (ਕਰਤਾਰ) ਨਹੀ ਮਰਦਾ।੫੬। 


੮੧੮ 


ਸੀ _ਦਸਮ-ਗ੍ਰੰਥ ਸਾਹਿਬ 


ਆਸਾ _ਕਰਤ ਸਕਲ _ਜਗ _ਮਰਈ। _ਕੌਨ ਪੁਰਖੁ ਆਸਾ _ਪਰਹਰਈ। 
ਜੋ ਨਰ ਕੋਊ ਆਸ ਕੌ ਤ੍ਯਾਗੇ। ਸੋ_ਹਰਿ ਕੇ ਪਾਇਨ ਸੌ _ਲਾਗੈ। ੫੭। 


ਦਹਰਾ 
ਆਸਾ ਕੀ ਆਸਾ ਪੁਰਖ ਜੋ ਕੋਊ ਤਜਤ _ਬਨਾਇ। 
ਪਾਪ ਪੁੰਨ੍ਯ ਸਰ _ਤਰਿ ਤੁਰਤ ਪਰਮ ਪੁਰੀ ਕਹ _ਜਾਇ। ੫੮। 
ਜ੍ਯੋ_ਸਮੁੰਦਹਿ ਗੰਗਾ ਮਿਲਤ _ਸਹੰਸ _ਧਾਰ ਕੈ _ਸਾਜ। 
ਤ੍ਯੋ ਗੋਰਖ _ਰਿਖਿਰਾਜ _ਸਿਯੋ ਆਜੁ _ਮਿਲ੍ਯੋ _ਨ੍ਰਿਪ _ਰਾਜ। _੫੯। 


ਚੱਪਲਾਂ 


ਯਾਤੇ ਮੈ ਬਿਸਥਾਰ ਨ ਕਰੌ। ਗ੍ਰੰਥ ਬਢਨ ਤੇ ਅਤਿ ਚਿਤ ਡਰੌ। 
ਤਾ ਤੇ ਕਥਾਂ ਨ ਅਧਿਕ ਬਢਾਈ। ਭੂਲ ਪਰੀ ਤਹ ਲੇਹੁ _ਬਨਾਈ। ੬0। 


ਸੋ ਗੋਸਟਿ ਜਬ ਭਈ। ਰਾਜਾ ਕੀ ਦੁਰਮਤਿ ਸਭ _ਗਈ। 
ਸੀਖਤ _ਗ੍ਯਾਨ ਭਲੀ ਬਿਧਿ ਭਯੋ। ਜਲ ਹ੍ਹੈ ਜ੍ਯੋ ਜਲ ਮੈ ਮਿਲਿ ਗਯੋ। ੬੧। 


੭/ਤਲ 


ਏਕ _ਚੰਚਲਾ ਭਈ। ਨਿਕਟ _ਰਾਨਿਯਨ ਕੇ _ਚਲਿ ਗਈ। ੬੩। 
ਦੰਹਰਾ 

ਸੁਨਿ _ਰਾਨਿਯਨ _ਐਸੋ ਬਚਨ ਰਾਜਾ _ਲਿਯੋ _ਬੁਲਾਇ। 

ਭਾਤਿ ਭਾਤਿ ਰੋਦਨ ਕਰਤ ਰਹੀ ਚਰਨ _ਲਪਟਾਇ। _੬੪। 
ਨੰਰਠਾ 

ਮਾਸਾ ਰਹਿਯੋ ਨ ਮਾਸ ਰਕਤ ਰੰਚ ਤਨ ਨ ਰਹਿਯੋ। 

ਸ੍ਰਾਸ ਨ ਉੜ੍ਯੋ _ਉਸਾਸ ਆਸ _ਤਿਹਾਰੈ _ਮਿਲਨ _ਕੀ। ੬੫। 


ਰੱਖਣਾ 


ਜੋਗ ਕੀਯੋ ਪੂਰਨ ਭਯੋ _ਨ੍ਰਿਪ ਬਰ। ਅਬ ਤੁਮ ਰਾਜ ਕਰੋ _ਸੁਖ ਸੌ _ਘਰ। 
ਜੋ _ਸਭਹਿਨ ਹਮ ਪ੍ਰਥਮ _ਸੰਘਾਰੋ। ਤਾ ਪਾਛੇ ਬਨ ਓਰ _ਸਿਧਾਰੋ। ੬੬। 


ਚਰਿਤ੍ਰ ਪਾਖਿਆਨ ੮੧੯ 


ਆਸ਼ਾ ਦੀ ਆਸ ਜੋ ਕੋਈ ਵਿਅਕਤੀ ਤਿਆਗ ਦਿੰਦਾ ਹੈ, ਉਹ ਪਾਪ ਪੁੰਨ ਦੇ ਸਰੋਵਰ 
(ਜਗਤ) ਨੂੰ ਤੁਰਤ ਤਰ ਕੇ ਪਰਮ ਪੁਰੀ ਨੂੰ ਚਲਾ ਜਾਂਦਾ ਹੈ।੫੮। ਜਿਵੇਂ ਸਮੁੰਦਰ ਵਿਚ 
ਗੰਗਾ ਹਜ਼ਾਰਾਂ ਧਾਰਾਵਾਂ _ਬਣਾ ਕੇ ਮਿਲ ਜਾਂਦੀ ਹੈ, _ਉਸੇ ਤਰ੍ਹਾਂ _ਰਿਖੀ ਰਾਜ _ਗੋਰਖ _ਨਾਲ 
ਸ਼ਿਰੋਮਣੀ ਰਾਜਾ _(ਭਰਥਰੀ) ਮਿਲ ਗਿਆ ਹੈ।੫੯। 
ਜੱਪਣਾ 
ਵਿਚ ਡਰਦਾ ਹਾਂ। ਇਸ ਲਈ ਕਥਾ ਨੂੰ ਅਧਿਕ ਨਹੀਂ ਵਧਾਇਆ। (ਜੇ ਕਿਤੇ) ਭੁਲ ਹੋ ਗਈ 
ਹੋਵੇ ਤਾਂ ਸੁਧਾਰ ਲੈਣਾ।੬0। 

ਜਦ (ਰਾਜਾ _ਭਰਥਰੀ ਹਰਿ ਦੀ) ਗੋਸਟਿ ਗੋਰਖ ਨਾਲ ਹੋਈ ਤਾਂ ਰਾਜੇ ਦੀ ਦੁਰ - ਬੁੱਧੀ 
ਖ਼ਤਮ ਹੋ _ਗਈ। _(ਉਸ ਨੇ) ਚੰਗੀ ਤਰ੍ਹਾਂ ਨਾਲ ਗਿਆਨ _ਸਿਖ _ਲਿਆ ਅਤੇ (ਗੋਰਖ _ਨਾਲ 
ਇੰਜ ਮਿਲ ਗਿਆ) ਜਿਵੇਂ ਜਲ ਨਾਲ ਜਲ ਮਿਲ ਜਾਂਦਾ _ਹੈ।੬੧। 
੭%#ਤੜਾਲ਼ 

(ਕਿਸੇ ਦਿਨ _ਭਿਖਿਆ ਮੰਗਦਿਆਂ) ਭਰਥਰੀ ਨੇ (ਇਕ ਚਰਖੇ ਦਾ) ਮੁੰਨਾ ਵੇਖਿਆ 
(ਜਿਸ ਵਿਚੋਂ ਗਰਮੀ _ਕਰ ਕੇ) ਘਿਓ ਚੋ ਰਿਹਾ ਸੀ। (ਉਸ ਚਰਖਾ ਕੱਤਣ ਵਾਲੀ ਪੁਤਿ 
ਭਰਥਰੀ ਨੇ) ਹਸ ਕੇ ਇਸ ਤਰ੍ਹਾਂ ਬੋਲ ਉਚਾਰਿਆ। ਜਿਨ੍ਹਾਂ ਨੂੰ (ਇਸਤਰੀ ਦੀ) ਕਟਾਖ _ਲਗ 
ਜਾਵੇ, ਉਹ ਰਾਜ ਖੋਹ ਦਿੰਦੇ ਹਨ। ਹੇ ਚਰਖੇ ਦੇ ਮੁੰਨੇ! ਤੈਨੂੰ ਤਾਂ (ਇਸਤਰੀ ਦੇ) ਹੌਥ ਲਗ 
ਗਏ ਹਨ, ਭਲਾ ਤੂੰ ਕਿਉਂ ਨ ਰੋਵੇਂ।੬੨। 
ਚੱਪਣਾ 

ਜਦ ਬਹੁਤ _ਸਾਲ _ਬੀਤ ਗਏ ਤਾਂ ਭਰਥਰੀ ਆਪਣੇ ਦੇਸ ਗਿਆ। (ਉਥੋਂ ਦੀ) ਇਕ 
ਇਸਤਰੀ ਨੇ (ਰਾਜੇ ਨੂੰ) ਪਛਾਣ _ਲਿਆ ਅਤੇ ਰਾਣੀਆਂ ਦੇ ਕੋਲ ਚਲੀ _ਗਈ।੬੩। 


ਅਜਿਹੀ _ਗੌਲ ਸੁਣ ਕੇ ਰਾਣੀਆਂ ਨੇ ਰਾਜੇ ਨੂੰ (ਆਪਣੇ ਕੋਲ) ਬੁਲਾ _ਲਿਆ। ਕਈ 


ਤਰ੍ਹਾਂ ਦਾ ਰੋਣਾ ਧੋਣਾ ਕਰ ਕੇ (ਰਾਜੇ ਦੇ) ਚਰਨਾਂ ਨਾਲ _ਲਿਪਟ _ਗਈਆਂ।੬੪। 


(ਰਾਣੀਆਂ _ਕਹਿਣ _ਲਗੀਆਂ--)ਸ਼ਰੀਰ ਵਿਚ _ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ ਅਤੇ 
ਨ ਹੀ ਰਤਾ ਜਿੰਨਾ ਲਹੂ ਰਿਹਾ ਹੈ। _ਉਭੇ _ਸੁਆਸਾਂ ਨਾਲ ਸੁਆਸ ਨਹੀਂ _ਉਡੇ _(ਕਿਉਂਕਿ) 
ਤੁਹਾਡੇ ਮਿਲਣ ਦੀ ਆਸ ਸੀ।੬੫। 


ਹੇ ਸ੍ਰੇਸ਼ਠ ਰਾਜੇ! ਤੁਸੀਂ ਯੋਗ _ਸਾਧਨਾ ਕਰ ਕੇ ਪੂਰਨ ਹੋ. ਗਏ ਹੋ। ਹੁਣ ਤੁਸੀਂ ਸੁਖ 
ਪੂਰਵਕ ਘਰ ਵਿਚ ਰਾਜ _ਕਰੋ। ਜੇ (ਤੁਸੀਂ ਹੁਣ) ਅਸਾਂ ਸਾਰੀਆਂ ਨੂੰ ਪਹਿਲਾਂ ਮਾਰ ਦਿਓ ਤਾਂ 
ਪਿਛੋ ਬਨ _ਵਲ _ਜਾਓ।੬੬। 


੮੨0 


ਸੀ _ਦਸਮ-ਗ੍ਰੰਥ ਸਾਹਿਬ 


ਭਾਰਲਾ/ਨਾ _ਲਾਚਾ 
ਦੰਹਾਰਾ 
ਜੇ ਰਾਨੀ ਜੋਬਨ ਭਰੀ ਅਧਿਕ ਤਬੈ ਗਰਬਾਹਿ। 
ਤੇ ਅਬ ਰੂਪ ਰਹਿਤ ਭਈ ਰਹਿਯੋ ਗਰਬ ਕਛੁ _ਨਾਹਿ। ੬੭। 


ਚੱਲ? 
ਅਬਲਾ ਹੁਤੀ ਤਰੁਨਿ ਤੇ ਭਈ। ਤਰੁਨਿ ਜੁ _ਹੁਤੀ ਬ੍ਰਿਧ ਹ੍ਹੋ_ਗਈ। 
ਬਿਰਧਨਿ ਤੇ ਕੋਊ ਲਹੀ ਨ ਜਾਵੈ। ਚਿਤ ਕੌ ਇਹੈ ਅਸਚਰਜ _ਆਵੈ। ੬੮। 


ਜੇ ਰਾਨੀ ਜੋਬਨ ਕੀ ਭਰੀ। ਤੇ ਅਬ ਭਈ ਜਰਾ ਕੀ ਧਰੀ। 
ਜੇ ਅਬਲਾ ਸੁੰਦਰ ਗਰਬਾਹੀ। ਤਿਨ ਕੋ _ਰਹਿਯੋ ਗਰਬ ਕਛੂ _ਨਾਹੀ। ੬੯। 


ਦੰਹਰਾ 
ਜੇ ਮਨ ਮੈ ਗਰਬਤ ਤਬੈ ਅਧਿਕ _ਚੰਚਲਾ _ਨਾਰਿ। 
ਤੇ ਅਬ ਜੀਤਿ ਜਰਾ ਲਈ ਸਕਤ ਨ ਦੇਹ ਸੰਭਾਰਿ। ੭0। 


ਦੱਪਲ? 
ਜੇ ਜੇ ਤ੍ਰਿਯਾ ਤਬੈ _ਗਰਬਾਹੀ। ਤਿਨ ਕੇ _ਰਹਿਯੋ ਗਰਬ ਕਛੁ _ਨਾਹੀ। 
ਤਰੂਨੀ ਹੁਤੀ ਬਿਰਧ ਤੇ _ਭਈ। ਠੌਰੈ ਠੌਰ ਔਰ ਹ੍ਹੈ ਗਈ। _੭੧। 


ਕੇਸਨ ਪੁਭਾ ਜਾਤ ਨਹਿ _ਕਹੀ। _ਜਾਨੁਕ _ਜਟਨ _ਜਾਨਵੀ _ਬਹੀ। 
ਕੈਧੋ ਸਕਲ ਦੁਗਧ ਸੌ ਧੋਏ। ਤਾ ਤੇ ਸੇਤ ਬਰਨ ਕਚ _ਹੋਏ। ੭੨। 


ਦੰਹਰਾ 
ਮੁਕਤਨ _ਹੀਰਨ ਕੇ ਬਹੁਤ ਇਨ ਪਰ ਕੀਏ ਸਿੰਗਾਰ। 
ਤਾ ਤੇ ਤਿਨ ਕੀ ਛਬਿ ਭਏ ਤਰੁਨਿ ਤਿਹਾਰੇ ਬਾਰ। _੭੩। 
ਜੋ ਤਬ ਅਤਿ ਸੋਭਿਤ ਹੁਤੇ ਤਰੁਨਿ _ਤਿਹਾਰੇ ਕੇਸ। 
ਨੀਲ ਮਨੀ ਕੀ ਛਬਿ ਹੁਤੇ ਭਏ ਰੁਕਮ ਕੇ ਭੇਸ। ੭੪। 


ਚੱਪਣਾ 
ਕੈਧੋ ਸਕਲ ਪੁਹਪ ਗੁਹਿ ਡਾਰੇ। ਤਾ ਤੇ ਕਚ ਸਿਤ ਭਏ ਤਿਹਾਰੇ। 
ਸਸਿ ਕੀ ਜੌਨਿ ਅਧਿਕਧੌ ਪਰੀ। ਤਾ ਤੇ ਸਕਲ _ਸ੍ਯਾਮਤਾ _ਹਰੀ। _੭੫। 


ਚਰਿਤ੍ਰ ਪਾਖਿਆਨ ੮੨੧ 


ਬਹੁਤ ਹੰਕਾਰ ਕਰਦੀਆਂ _ਸਨ, _ਉਹ 


ਜੋ (ਉਦੋਂ) ਅਬਲਾ ਸੀ, ਉਹ ਜਵਾਨ ਹੋ ਗਈ ਅਤੇ ਜੋ ਜੁਆਨ ਸੀ 
ਗਈ। ਜੋ ਬਿਰਧ ਸਨ (ਉਨ੍ਹਾਂ ਵਿਚੋਂ) ਕੋਈ ਦਿਸਦੀ ਨਹੀਂ _ਹੈ। ਚਿਤ ਵਿਚ ਇਹੀ ਹੈਰਾਨੀ 
ਹੁੰਦੀ ਹੈ।੬੮। 

ਜਿਹੜੀਆਂ ਰਾਣੀਆਂ (ਉਦੋਂ) ਜੋਬਨ _ਨਾਲ ਭਰੀਆਂ ਹੋਈਆਂ ਸਨ, ਉਨ੍ਹਾਂ ਨੂੰ ਬੁ 
ਕਾਬੂ _ਕਰ _ਲਿਆ ਹੈ। ਜਿਹੜੀਆਂ ਇਸਤਰੀਆਂ ਸੁੰਦਰਤਾ ਕਰ ਕੇ _ਹੰਕਾਰੀਆਂ ਹੋਈਆਂ ਸਨ, 
ਉਨ੍ਹਾਂ ਦਾ ਗਰਬ _ਬਿਲਕੁਲ ਖਤਮ _ਹੋ__ਗਿਆ ਹੈ।੬੯। 


ਜੋ ਅਧਿਕ ਚੰਚਲ _ਇਸਤਰੀਆਂ ਉਦੋਂ ਮਨ _ਵਿਚ _ਬਹੁਤ ਅਭਿਮਾਨ ਕਰਦੀਆਂ _ਸਨ, 
ਉਨ੍ਹਾਂ ਨੂੰ ਹੁਣ ਬੁਢਾਪੇ ਨੇ ਜਿਤ ਲਿਆ ਹੈ, (ਉਹ) ਸ਼ਰੀਰ ਨੂੰ ਵੀ ਸੰਭਾਲ ਨਹੀਂ ਸਕਦੀਆਂ।੭0। 


ਜੋ ਜੋ ਇਸਤਰੀਆਂ ਉਦੋਂ ਮਾਣ ਕਰਦੀਆਂ ਸਨ, ਉਨ੍ਹਾਂ ਦਾ ਹੁਣ ਕੁਝ ਵੀ ਮਾਣ ਨਹੀਂ 
ਰਿਹਾ। ਜੋ ਜਵਾਨ ਸਨ, ਉਹ ਬਿਰਧ ਹੋ ਗਈਆਂ _ਹਨ। ਹੌਲੀ ਹੌਲੀ ਹੋਰ ਦੀਆਂ ਹੋਰ ਹੋ 
ਗਈਆਂ ਹਨ।੭੧। 

(ਉਨ੍ਹਾਂ ਦੇ) ਕੇਸਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ, (ਪਰ ਹੁਣ ਉਹ 
ਇੰਜ ਪੁਤੀਤ ਹੋ ਰਹੇ ਹਨ) ਮਾਨੋ (ਸ਼ਿਵ ਦੀਆਂ) ਜਟਾਵਾਂ ਵਿਚ ਗੰਗਾ ਵਗ _ਰਹੀ ਹੋਵੇ। ਜਾਂ 
ਸਾਰੇ ਕੇਸ ਦੁੱਧ ਨਾਲ ਧੋਏ ਗਏ ਹੋਣ, ਇਸ ਕਰ ਕੇ ਸਫ਼ੈਦ ਰੈਗ ਵਾਲੇ ਹੋ ਗਏ _ਹਨ।੭੨। 
ਦੰਹਰਾ 


ਹੇ ਇਸਤਰੀਓ! (ਕਦੇ) ਇਨ੍ਹਾਂ ਉਤੇ ਹੀਰਿਆਂ ਅਤੇ ਮੋਤੀਆਂ ਦੇ ਸ਼ਿੰਗਾਰ ਕੀਤੇ ਹੁੰਦੇ 
ਸਨ, ਇਸ ਲਈ ਤੁਹਾਡੇ ਇਨ੍ਹਾਂ ਵਾਲਾਂ ਦੀ ਛਬੀ ਉਨ੍ਹਾਂ ਵਰਗੀ (ਸਫ਼ੈਦ) ਹੋ ਗਈ ਹੈ।੭੩। 
ਹੇ ਇਸਤਰੀਓ! ਤਦ ਜੋ ਤੁਹਾਡੇ ਕੇਸ ਬਹੁਤ _ਸੋਭਦੇ ਸਨ, _ਨੀਲਮਣੀ ਦੇ ਛਬੀ ਵਾਲੇ ਹੁੰਦੇ 
ਸਨ (ਹੁਣ) ਚਾਂਦੀ ਦੇ ਰੰਗ ਵਾਲੇ ਹੋਂ _ਗਏ _ਹਨ।੭੪। 


ਚੱਪਲਾਂ 

ਜਾਂ ਸਾਰਿਆਂ ਨਾਲ ਫੁਲ ਗੁੰਦ ਦਿੱਤੇ ਹੋਣ, 
ਹਨ। ਜਾਂ ਚੰਦੂਮਾ ਦੀ ਚਾਂਦਨੀ ('ਜੋਨਿ”) ਅਧਿਕ ਪੈ 
ਖ਼ਤਮ _ਹੋ__`ਗਿਆ ਹੈ।੭੫। 


ਇਸ 
ਗਈ 


੮੨੨ 


ਸੀ _ਦਸਮ-ਗ੍ਰੰਥ ਸਾਹਿਬ 


੭/ਤਲ 


ਇਕ ਰਾਨੀ ਤਬ _ਕਹਿਯੋ ਨ੍ਰਿਪਹਿ ਸਮਝਾਇ ਕੈ। 
ਮੁਹਿ ਗੋਰਖ ਕਹਿ ਗਏ ਸੁਪਨ ਮੈ ਆਇ ਕੈ। 
ਜਬ ਲੌ ਤ੍ਰਿਯ ਏ ਜਿਯਤ ਰਾਜ ਤਬ ਲੌ ਕਰੌ। 


੮ 


ਹੋ ਜਬ ਏ ਸਭ ਮਰਿ ਜੈ ਹੈ ਤਬ ਪਗ ਮਗ ਧਰੋ। ੭੬। 


ਬਹੁਰਿ ਪਿੰਗੁਲ ਕੇ ਮਰੇ ਬਨ ਕੌ ਕਿਯੋ ਪਯਾਨ। ੭੮। ੧। 


/ਏਤਾ ਸੰ ਲਾਰਤੂ ੫ਖ੍ੂਯਾਨੇ /ਤਰਯਾ ਗਾਰੇੜ੍ਹੀ ਅਤ ਭੂਪ ਸੰਠਾਦੇ ਦੋਇ ਯੌ ਨੋ ਲਾਰੇਤ੍ਰ ਗ਼ਆਪਤਆ 


ਮਤ _ਨਭ#' ਡ/ _੨6%੯/ £652/ %ਫਲੂੰ/ 


ਦੰਹਰਾ 
ਮਗਧ ਦੇਸ ਕੋ _ਰਾਵ ਇਕ _ਸਰਸ ਸਿੰਘ ਬਡਭਾਗ। 
ਜਾ_ਕੈ ਤ੍ਰਾਸੈ ਸੂਰ ਸਭ ਰਹੈ ਚਰਨ ਸੌ_ਲਾਗਿ। ੧। 


ਚੱਪਲਾਂ 


ਚੰਚਲ _ਕੁਅਰਿ ਤਵਨ ਕੀ ਨਾਰੀ। ਆਪ _ਹਾਥ ਜਗਦੀਸ _ਸਵਾਰੀ। 
ਅਪੁਮਾਨ ਤਿਹ ਪ੍ਰਭਾ ਬਿਰਾਜੈ। ਜਨੁ ਰਤਿ ਪਤਿ ਕੀ ਪ੍ਰਿਯਾ ਸੁ ਰਾਜੈ। ੨। 


ਹੋ ਕਰਿ ਜਤਨ ਕਰਿ ਤਾ ਕੋ ਲਿਯੋ ਬੁਲਾਇ ਕੈ। ੩। 
ਜਬੈ _ਕੁਅਰਿ ਤਿਨ ਲਖ੍ਯੋ ਸਜਨ _ਘਰ _ਆਇਯੋ। 
ਚੰਚਲ _ਕੁਅਰਿ _ਬਚਨ _ਇਹ _ਭਾਤਿ ਸੁਨਾਇਯੋ। 
ਕਾਮ ਭੋਗ ਮੁਹਿ ਸਾਥ ਕਰੋਂ ਤੁਮ ਆਇ ਕਰਿ। 
ਚਿਤ ਕੋ ਸਭ ਹੀ ਦੀਜੈ ਸੋਕ ਮਿਟਾਇ ਕਰ। ੪। 


ਚੱਪਲਾਂ 


4੭ 


ਤਵਨ ਪੁਰਖ ਇਹ ਭਾਤਿ _ਬਿਚਾਰੀ। ਰਮਿਯੋ _ਚਹਤ ਮੋ ਸੋ ਨ੍ਰਿਪ ਨਾਰੀ। 
ਕਾਮ ਭੋਗ ਯਾ ਸੌ ਮੈ ਕਰਿਹੋਂ। ਕੁੰਭੀ ਨਰਕ ਬੀਚ ਤਬ ਪਰਿਹੋ। ੫। 


ਚਰਿਤ੍ਰ ਪਾਖਿਆਨ ੮੨੩ 


੭/#ਤੜਲ 


ਤਦ ਇਕ ਰਾਣੀ ਨੇ ਰਾਜੇ ਨੂੰ ਸਮਝਾ ਕੇ ਕਿਹਾ ਕਿ ਮੈਨੂੰ ਸੁਪਨੇ ਵਿਚ ਆ ਕੇ ਗੋਰਖ 
ਨਾਥ _ਕਹਿ ਗਏ ਸਨ ਕਿ ਜਦ ਤਕ ਇਹ ਇਸਤਰੀਆਂ ਜੀਉਂਦੀਆਂ ਹਨ, ਤਦ ਤਕ (ਤੁਸੀਂ) 
ਰਾਜ _ਕਰੋਂ। ਜਦ ਇਹ ਸਾਰੀਆਂ ਮਰ ਜਾਣਗੀਆਂ ਤਦ ਤੁਸੀਂ (ਯੋਗ ਦੇ) ਮਾਰਗ _ਉਤੇ 
ਕਦਮ ਰਖਣਾ।੭੬। 


ਰਾਣੀਆਂ ਦੇ ਬਚਨ ਸੁਣ ਕੇ ਰਾਜੇ (ਦੇ ਮਨ ਵਿਚ) ਕਰੁਣਾ ਪੈਦਾ ਹੋ ਗਈ। ਉਸ ਨੇ 
ਉਨ੍ਹਾਂ ਵਿਚ _ਕੁਝ ਆਪਣਾ _ਗਿਆਨ _ਦਾਖਲ _ਕੀਤਾ। ਜੋ ਕੁਝ _ਪਿੰਗੁਲਾ (ਰਾਣੀ) ਨੇ ਕਿਹਾ, 
ਉਹੀ ਮਨ ਲਿਆ ਅਤੇ ਘਰ ਵਿਚ ਬੈਠ ਕੇ ਰਾਜ ਅਤੇ ਯੋਗ ਦੋਵੇਂ _ਕੀਤੇ।੭੭। 
ਦੰਹਰਾ” 

ਰਾਣੀਆਂ ਦੇ ਬਚਨ ਮੌਨ ਕੇ (ਭਰਥਰੀ ਨੇ) ਸੁਖ ਪੂਰਵਕ ਰਾਜ _ਕੀਤਾ। _ਫਿਰ ਪਿੰਗੁਲਾ 
ਦੇ ਮਰਨ ਤੇ ਬਨ ਨੂੰ ਚਲਾ _ਗਿਆ।੭੮। 

/ਏਥੇਂ ਗੰ ਗਰੇਤੁੱਪ/ਮਆਨ ਦੇ ਤੁਆ ਗੰਰੇਤੂ ਦੇ ਅੰਤ ਡੁਪ ਸੰਵਾਦ ਦੇ ੭੭੯ਵਂ' ਗਰੇੜਹ `ਦੀ ਸ਼ਆਪਤਨ 

ਭਾ _ਡ੍ਭਾ _ਹੈ/ _26੯/ 865%2/ ਚਲਦਾ/ 

ਦੰਹਰਾ 

ਮਗਧ ਦੇਸ਼ ਦਾ ਸਰਸ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ ਜਿਸ ਕੋਲੋਂ ਡਰਦਿਆਂ 
ਸਾਰੇ ਸੂਰਮੇ (ਉਸ ਦੇ) ਚਰਨੀ ਲਗੇ ਰਹਿੰਦੇ ਸਨ।੧। 
ਚੱਪਾਣ 

ਉਸ ਦੀ ਰਾਣੀ ਚੰਚਲ _ਕੁਅਰਿ ਸੀ ਜਿਸ ਨੂੰ ਭਗਵਾਨ ਨੇ ਆਪਣੇ ਹੱਥ ਨਾਲ ਬਣਾਇਆ 
ਸੀ। ਉਸ ਦੀ ਅਨੂਪਮ ਸੁੰਦਰਤਾ ਸ਼ੁਭਾਇਮਾਨ ਰਹਿੰਦੀ ਸੀ, ਮਾਨੋ ਰਤੀ ਦੇ ਪਤੀ ਦੀ ਪ੍ਰਿਯਾ 
(ਭਾਵ ਰਤੀ) _ਬਿਰਾਜ _ਰਹੀ _ਹੋਵੇ।੨। 
੭%/ਤਲ 


ਰਾਜੇ ਦਾ ਇਕ ਨੌਕਰ ਬਹੁਤ ਹੀ ਸੁੰਦਰ ਸੀ। ਇਕ ਦਿਨ ਰਾਣੀ ਨੇ ਉਸ ਨੂੰ ਸੁਤਿਆਂ 
ਹੋਇਆਂ ਵੇਖ ਲਿਆ। ਉਸ ਦਿਨ ਤੋਂ ਉਸ ਕੁਮਾਰ ਦੀ ਸੁੰਦਰਤਾ ਵਿਚ ਅਟਕ ਗਈ। ਅਨੇਕ 
ਪ੍ਰਕਾਰ ਦੇ ਯਤਨ _ਕਰ ਕੇ ਉਸ ਨੂੰ ਬੁਲਾ ਲਿਆ।੩। 


ਜਦ ਕੁਮਾਰੀ ਨੇ ਵੇਖਿਆ ਕਿ ਸਜਨ ਘਰ ਆ ਗਿਆ ਹੈ (ਤਦ) ਉਸ ਚੰਚਲ ਕੁਮਾਰੀ 
ਨੇ ਇਸ ਤਰ੍ਹਾਂ ਬਚਨ ਸੁਣਾਏ ਕਿ ਤੁਸੀਂ ਆ ਕੇ ਮੇਰੇ ਨਾਲ ਕੇਲ ਕਰੋ ਅਤੇ ਚਿਤ ਦੇ ਸਾਰੇ 
ਦੁਖ ਮਿਟਾ _ਦਿਓ।੪। 


ਚੱਪਣਾ 
ਉਸ ਪੁਰਸ਼ ਨੇ ਇਸ ਤਰ੍ਹਾਂ ਸੋਚਿਆ ਕਿ ਮੇਰੇ ਨਾਲ ਰਾਜੇ ਦੀ ਪਤਨੀ ਰਮਣ ਕਰਨਾ 
ਚਾਹੁੰਦੀ ਹੈ। (ਜੇ) ਮੈਂ ਇਸ ਨਾਲ ਕਾਮ-ਭੋਗ ਕਰਦਾ ਹਾਂ ਤਾਂ ਮੈਂ _ਕੁੰਭੀ ਨਰਕ ਵਿਚ ਪੈਂਦਾ ਹਾਂ।੫। 


੮੨੪ ਸੀ _ਦਸਮ-ਗ੍ਰੰਥ ਸਾਹਿਬ 


ਨਾਹਿ ਨਾਹਿ ਤਿਨ ਪੁਰਖ _ਬਖਾਨੀ। ਤੋ ਸੋ ਰਮਤ ਮੈ ਨਹੀ ਰਾਨੀ। 
ਐਸੇ ਖ੍ਯਾਲ ਬਾਲ ਨਹਿ _ਪਰਿਯੈ। ਬੇਗਿ _ਬਿਦਾ ਹ੍ਯਾ ਤੇ ਮੁਹਿ ਕਰਿਯੈ। ੬। 


ਨਹੀ ਨਹੀ _ਪਿਯਰਵਾ ਜ੍ਯੋ _ਕਰੈ। ਤ੍ਯੋ ਤ੍ਯੋ ਚਰਨ _ਚੰਚਲਾ _ਪਰੈ। 
ਮੈ ਤੁਮਰੀ ਲਖਿ ਪ੍ਰਭਾ _ਬਿਕਾਨੀ। ਮਦਨ ਤਾਪ ਤੇ ਭਈ _ਦਿਵਾਨੀ। _੭। 


ਦੰਹਰਾ” 
ਮੈ ਰਾਨੀ ਤੁਹਿ ਰੰਕ ਕੇ ਚਰਨ ਰਹੀ ਲਪਟਾਇ। 
ਕਾਮ ਕੇਲ ਮੋ ਸੋ ਤਰੁਨ ਕ੍ਯੋ ਨਹਿ ਕਰਤ ਬਨਾਇ। ੮। 


%7#ਤਲ 
ਅਧਿਕ ਮੋਲ ਕੋ ਰਤਨੁ ਜੋ ਕ੍ਯੋਹੂੰ _ਪਾਇਯੈ। 
ਅਨਿਕ ਜਤਨ ਭੇ ਰਾਖਿ ਨ ਬ੍ਰਿਥਾ ਗਵਾਇਯੈ। 
ਤਾਹਿ ਗਰੇ ਸੋ ਲਾਇ ਭਲੀ ਬਿਧਿ ਲੀਜਿਯੈ। 
ਹੋ ਗ੍ਰਿਹ ਆਵਤ ਨਿਧ ਨਵੋਂ ਕਿਵਾਰ ਨ ਦੀਜਿਯੈ। ੯। 


ਤੁਮਰੀ ਪੂਭਾ _ਬਿਲੋਕ _ਦਿਵਾਨੀ ਮੈ _ਭਈ। 

ਤਬ ਤੇ ਸਕਲ ਬਿਸਾਰਿ ਸਦਨ ਕੀ ਸੁਧਿ ਦਈ। 
ਜੋਰਿ ਹਾਥ ਸਿਰ ਨ੍ਯਾਇ ਰਹੀ ਤਵ ਪਾਇ ਪਰ। 
ਹੋ ਕਾਮ ਕੇਲ ਮੁਹਿ ਸਾਥ ਕਰੋ ਲਪਟਾਇ ਕਰਿ। ੧0। 


ਚੱਪਾਣ? 
ਮੂਰਖ ਕਛੂ _ਬਾਤ _ਨਹਿ _ਜਾਨੀ। _ਪਾਇਨ ਸੋ ਰਾਨੀ _ਲਪਟਾਨੀ। 
ਮਾਨ ਹੇਤ ਬਚ _ਮਾਨਿ ਨ ਲਯੋ। ਅਧਿਕ ਕੋਪ ਅਬਲਾ ਕੇ _ਭਯੋ। _੧੧। 
%7ੜਾਲ਼ 
ਸੁਨੁ ਮੂਰਖ ਮੈ ਤੋ ਕੋ ਪ੍ਰਥਮ ਸੰਘਾਰਹੋ। 
ਤਾ ਪਾਛੇ ਨਿਜ ਪੇਟ ਕਟਾਰੀ ਮਾਰਿਹੋ। 
ਯਹੈ ਕੂਪ ਤਵ ਕਾਲ ਜਾਨਿ _ਜਿਯ ਲੀਜਿਯੈ। 
ਹੋ ਨਾਤਰ ਹਮ ਸੌ ਆਨਿ ਅਬੈ ਰਤਿ ਕੀਜਿਯੈ। ੧੨। 
ਚੱਧਾਣ? 
ਤਾ ਕੀ ਕਹੀ ਨ ਮੂਰਖ ਮਾਨੀ। ਤਬ ਰਾਨੀ ਅਤਿ ਹਿਿਦੈ ਰਿਸਾਨੀ। 
ਫਾਂਸ ਡਾਰਿ ਤਾ ਕੌ ਬਧ ਕਿਯੋ। ਬਹੁਰੋ ਡਾਰਿ ਕੂਪ ਮਹਿ _ਦਿਯੋ। ੧੩। 


ਹਾਇ ਹਾਇ ਕਰਿ ਰਾਵ ਬੁਲਾਯੋ। _ਪਰਿਯੋ ਕੂਪ ਤਿਹ ਤਾਹਿ ਦਿਖਾਯੋ। 
ਤਬੈ ਨ੍ਰਿਪਤਿ ਅਸ ਬਚਨ ਉਚਾਰੇ। ਸੋ ਮੈ ਕਹਤ ਹੌ ਸੁਨਹੁ ਪ੍ਯਾਰੇ। ੧੪। 


ਚਰਿਤ੍ਰ ਪਾਖਿਆਨ ੮੨੫ 


ਉਸ ਪੁਰਸ਼ ਨੇ “ਨਾਹ ਨਾਹ” ਕਰਦੇ ਹੋਇਆ _ਕਿਹਾ--ਹੇ ਰਾਣੀ! ਮੈਂ ਤੇਰੇ 
ਨਹੀਂ _ਕਰਾਂਗਾ। ਹੇ ਇਸਤਰੀ! (ਤੂੰ) ਅਜਿਹੇ ਖ਼ਿਆਲ ਵਿਚ ਨ 
ਵਿਦਾ ਕਰ _ਦੇ।੬। 

ਜਿਉਂ ਜਿਉਂ (ਉਹ) ਪਿਆਰਾ ਨਹੀਂ ਨਹੀਂ” ਕਰਦਾ ਸੀ, ਤਿਉਂ ਤਿਉਂ (ਉਹ) ਇਸਤਰੀ 
(ਉਸ ਦੇ) ਪੈਰੀਂ ਪੈਂਦੀ ਸੀ। (ਅਤੇ ਕਹਿੰਦੀ ਸੀ--) ਮੈਂ 
ਗਈ ਹਾਂ ਅਤੇ ਕਾਮ ਦੀ ਗਰਮੀ ਕਰ ਕੇ ਦੀਵਾਨੀ ਹੋ 
ਦੰਹਰਾ 

(ਰਾਣੀ ਨੇ ਕਿਹਾ--) ਮੈਂ ਰਾਣੀ ਹੋ ਕੇ ਤੇਰੇ ਵਰਗੇ ਰੰਕ ਦੇ ਚਰਨਾਂ ਨਾਲ ਲਿਪਟ ਰਹੀ 
ਹਾਂ। ਹੇ ਨੌਜਵਾਨ ! ਤੂੰ ਮੇਰੇ ਨਾਲ _ਕਾਮ-ਕ੍ਰੀੜਾ ਕਿਉਂ ਨਹੀਂ _ਕਰਦਾ।੮। 


ਪਰ 
3 


੭/=ਲ 


ਜੇ ਕਿਤੋਂ ਬਹੁਤ ਮੁੱਲਵਾਨ ਹੀਰਾ ਮਿਲ _ਜਾਏ ਤਾਂ ਅਨੇਕ ਯਤਨ ਕਰ ਕੇ ਉਸ ਨੂੰ 
ਸੰਭਾਲ _ਕੇ ਰਖਣਾ ਚਾਹੀਦਾ ਹੈ, ਵਿਅਰਥ _ਵਿਚ _ਗੰਵਾਣਾ ਨਹੀਂ _ਚਾਹੀਦਾ। _ਉਸ ਨੂੰ ਚੰਗੀ 
ਤਰ੍ਹਾਂ ਗਲ _ਨਾਲ ਲਗਾ ਲੈਣਾ ਚਾਹੀਦਾ ਹੈ। _ਜੇ _ਨੌਂ__ਨਿਧੀਆਂ ਘਰ ਆਉਂਦੀਆਂ ਹੋਣ ਤਾਂ 
ਦਰਵਾਜ਼ਾ _ਬੰਦ _ਨਹੀਂ__ਕਰਨਾ _ਚਾਹੀਦਾ।੯। 


ਨਾਲ _ਲਿਪਟ ਕੇ _ਕਾਮ-ਕ੍ਰੀੜਾ _ਕਰੋ।੧0। 


ਚੱਪਣਾ 

ਉਸ ਮੂਰਖ (ਪੁਰਸ਼) ਨੇ ਜ਼ਰਾ ਵੀ ਗੱਲ ਨਹੀਂ ਸਮਝੀ ਕਿ (ਮੇਰੇ) ਪੈਰਾਂ ਨਾਲ ਰਾਣੀ 
ਲਿਪਟੀ ਪਈ ਹੈ। (ਉਸ ਦਾ) ਮਾਣ ਰਖਣ ਲਈ ਵੀ ਬਚਨ ਨ ਮੌਨਿਆ। (ਇਸ ਕਰ ਕੇ) 
ਰਾਣੀ ਨੂੰ ਬਹੁਤ ਕ੍ਰੋਧ _ਹੋ__ਗਿਆ।੧੧। 
੭%#ਤਾਲ਼ 


(ਰਾਣੀ ਨੇ ਕਿਹਾ--) ਹੇ ਮੂਰਖ! ਸੁਣ, ਪਹਿਲਾਂ ਮੈਂ ਤੈਨੂੰ ਮਾਰਾਂਗੀ। ਉਸ ਪਿਛੋਂ _ਆਪਣੇ 
ਪੇਟ ਵਿਚ ਕਟਾਰੀ ਮਾਰਾਂਗੀ। ਇਸ ਖੂਹ ਨੂੰ ਤੂੰ ਮਨ ਵਿਚ ਕਾਲ ਸਮਝ ਲੈ, ਨਹੀਂ ਤਾਂ ਹੁਣੇ 
ਆ ਕੇ ਮੇਰੇ ਨਾਲ _ਰਤੀ-ਕ੍ਰੀੜਾ _ਕਰ।੧੨। 


ਜੱਪਣਾ 

ਉਸ (ਰਾਣੀ) ਦੀ ਕਹੀ ਹੋਈ (ਗੱਲ) ਮੂਰਖ (ਪੁਰਸ਼) ਨੇ ਨ ਮੰਨੀ। ਤਦ ਰਾਣੀ ਹਿਰਦੇ 
ਵਿਚ ਬਹੁਤ ਕ੍ਰੋਧਿਤ ਹੋਈ। ਉਸ ਨੂੰ ਫਾਹੀ ਪਾ ਕੇ ਮਾਰ ਦਿੱਤਾ। ਫਿਰ ਉਸ ਨੂੰ ਖੂਹ ਵਿਚ 
ਸੁਟ ਦਿੱਤਾ।੧੩। 

(ਰਾਣੀ ਨੇ) “ਹਾਇ ਹਾਇ” ਕਰ ਕੇ ਰਾਜੇ ਨੂੰ ਬੁਲਾਇਆ ਅਤੇ ਖੂਹ ਵਿਚ ਪਈ ਹੋਈ 
ਉਸ ਦੀ (ਦੇਹ) ਰਾਜੇ ਨੂੰ ਵਿਖਾਈ। ਤਦ ਰਾਜੇ ਨੇ ਇਸ ਤਰ੍ਹਾਂ ਕਿਹਾ। ਉਹ ਮੈਂ ਕਹਿੰਦਾ ਹਾਂ, 
ਹੇ ਪਿਆਰੇ (ਰਾਜਨ!) (ਧਿਆਨ _ਨਾਲ) _ਸੁਣੋ।੧੪। 


੮੨੬ 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ” 
ਯਾ ਕੀ ਇਤਨੀ ਆਰਬਲਾ _ਬਿਧਨਾ _ਲਿਖੀ _ਬਨਾਇ। 
ਤਾ ਤੇ ਪਰਿ ਕੂਏ ਮਰਿਯੋ ਕ੍ਯਾ ਕੋਊ ਕਰੈ ਉਪਾਇ। ੧੫। ੧। 
/ਏੱਤਾ ਹਾੰ ਗਾਰੇਤ੍ਹ ਪਖੂਯਾਨੇ /ਤੈਯਾ ਲਾਠੜ੍ਹ ਮਤਾਂ ਝੂਪ ਅੰਠਾਦੇ ਦੋਇ ਸੌਂ ਦਲ ਲਾੰਨਤੂ ਸਨਮਤਸ 
ਗਤ ਸਭਨ ਸਤ) _-%/ ੪6%2੭/ #ਫੀ/ 
ਦੰਹਰਾ 
ਨੈਪਾਲੀ ਕੇ ਦੇਸ ਮੈ ਰੁਦੂ ਸਿੰਘ ਨ੍ਰਿਪ ਰਾਜ। 
ਸੂਰਬੀਰ ਜਾ ਕੇ _ਘਨੇ ਸਦਨ ਭਰੇ ਸਭ _ਸਾਜ। ੧। 


ਦੱਪਣ? 
ਤਿਹ ਅਰਿਕੁਤੁਮ ਪੁਭਾ ਤ੍ਰਿਯ ਰਹੈ। ਅਤਿ ਸੁੰਦਰਿ ਤਾ ਕੌ ਜਗ ਕਹੈ। 
ਸੀ _ਤੜਿਤਾਕ੍ਰਿਤ ਪੂਭਾ ਦੁਹਿਤਾ ਤਿਹ। __ਜੀਤਿ ਲਈ ਸਸਿ ਅੰਸ ਸਕਲ _ਜਿਹ। ੨। 
ਲਰਿਕਾਪਨ ਤਾ ਕੋ ਜਬ _ਗਯੋ। _ਅੰਗ _ਅੰਗ _ਜੋਬਨ _ਝਮਕ੍ਯੋ। 
ਆਨਿ ਮੈਨ ਤਿਹ ਜਬੈ ਸੰਤਾਵੈ। ਮੀਤ ਮਿਲਨ ਕੋ ਸਮੋ ਨ ਪਾਵੈ। ੩। 


੭%/ਤਲ 

ਕੰਜਮਤੀ ਇਕ _ਸਹਚਰਿ ਲਈ ਬੁਲਾਇ ਕੈ। 

ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ। 

ਛੈਲ ਕੁਅਰਿ ਕੌ ਤੈ ਮੁਹਿ ਆਨਿ ਮਿਲਾਇ ਦੈ। 

ਹੋਂ ਜਵਨ ਬਾਤ ਤੁਹਿ ਰੁਚੈ ਸੁ ਮੋਹੌ ਆਇ ਲੈ। ੪। 
ਦੰਹਰਾ 

ਕੰਜਮਤੀ ਤਿਹ ਕੁਅਰਿ ਕੇ ਅਤਿ ਆਤੁਰ ਸੁਨਿ _ਬੈਨ। 

ਛੈਲ ਕੁਅਰ ਕੇ ਗ੍ਰਿਹਿ ਗਈ ਤ੍ਯਾਗ ਤੁਰਤੁ ਨਿਜ _ਐਨ। _੫। 


ਹੋਂ ਜਨੁਕ ਨਵੌ ਨਿਧਿ ਰਾਂਕ ਸੁ ਪਾਈ ਆਜੁ ਇਨ। ੬੧ 


ਗਹਿ ਗਹਿ ਤਾ ਕੇ ਗਰੇ ਗਈ ਲਪਟਾਇ ਕੈ। 
ਆਸਨ ਚੁੰਬਨ ਬਹੁ ਬਿਧਿ ਕੀਏ ਬਨਾਇ ਕੈ। 
ਟੂਟਿ ਖਾਟ ਬਹੁ ਗਈ ਨ ਛੋਰਿਯੋ ਮੀਤ ਕੌ। 
ਹੋ ਤਿਹ ਕਰ ਦਿਯੋ ਉਠਾਇ ਸੁ ਅਪਨੇ ਚੀਤ ਕੋ। _੭। 


ਚਰਿਤ੍ਰ ਪਾਖਿਆਨ ੮੨੯ 


ਦੰਹਰਾ 

ਇਸ ਦੀ ਇਤਨੀ ਹੀ ਆਯੂ _ਵਿਧਾਤਾ ਨੇ _ਲਿਖੀ ਸੀ। ਇਸ ਲਈ ਖੂਹ ਵਿਚ ਡਿਗ 
ਮਰਿਆ ਹੈ। ਕੋਈ ਕੀ ਉਪਾ ਕਰ ਸਕਦਾ _ਹੈ।੧੫। 

/ਏਥੋਂ ਲੂੰ ਗਰੇਤੂੰਪ/ੰਆਨ ਦੇ ਤੂੰਆ ਜਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ ੨੧#ਵੇ' ਗਾਰੇੜ੍ਹ ਦੀ ਸਮਘਤਨੀ 

ਭਾ ਲਭ _ਹੈ/ _259/ 862੭/ ਜਲਦਾ/ 

ਦੰਹਰਾ 

ਨਿਪਾਲ ਦੇਸ ਵਿਚ ਰੁਦੂ ਸਿੰਘ ਨਾਂ ਦਾ ਰਾਜਾ (ਰਾਜ ਕਰਦਾ) ਸੀ। ਉਸ ਪਾਸ ਬਹੁਤ 
ਸੂਰਬੀਰ ਸਨ ਅਤੇ _(ਉਸ ਦਾ) ਮਹੱਲ _ਸਭ ਤਰ੍ਹਾਂ ਦੇ _ਸਾਜ਼-ਸਾਮਾਨ _ਨਾਲ _ਭਰਿਆ ਰਹਿੰਦਾ 
ਸੀ।੧। 
ਚੱਪਾਣ 


ਉਸ ਦੀ ਅਰਿਕੁਤੁਮ ਪ੍ਰਭਾ ਨਾਂ ਦੀ ਇਸਤਰੀ ਹੁੰਦੀ ਸੀ। ਉਸ ਨੂੰ ਜਗਤ ਅਤਿ ਉਤਮ 
ਕਹਿੰਦਾ ਸੀ। ਉਸ ਦੀ ਪੁੱਤਰੀ ਦਾ ਨਾਂ _ਤੜਿਤਾਕ੍ਰਿਤ ਪ੍ਰਭਾ ਸੀ, ਜਿਸ ਨੇ ਮਾਨੋ ਚੰਦੂਮਾ ਦੀਆਂ 


ਸਾਰੀਆਂ ਕਿਰਨਾਂ (ਕਲਾਵਾਂ) ਜਿਤ ਲਈਆਂ _ਹੋਣ।੨। 

ਜਦ ਉਸ ਦਾ ਬਚਪਨ ਖ਼ਤਮ ਹੋਇਆ (ਤਾਂ ਉਸ ਦੇ) ਅੰਗ ਅੰਗ ਵਿਚ ਜੋਬਨ 
ਝਲਕਾਰੇ ਮਾਰਨ _ਲਗਾ। ਜਦੋਂ ਉਸ ਨੂੰ ਕਾਮ ਆ ਕੇ ਸਤਾਉਂਦਾ, (ਤਾਂ ਉਸ ਨੂੰ) ਮਿਤਰ ਨਾਲ 
ਮਿਲਣ ਦਾ ਮੋਕਾ ਨ __ਮਿਲਦਾ।੩। 


੭%/ੜਲ਼ 
(ਉਸ ਨੇ) ਇਕ ਕੰਜਮਤੀ ਨਾਂ ਦੀ ਸਖੀ (ਦਾਸੀ) ਨੂੰ ਬੁਲਾ ਲਿਆ। ਉਸ ਨੂੰ ਚਿਤ ਦੀ 
ਸਾਰੀ ਗੱਲ ਸਮਝਾ ਕੇ ਕਹਿ _ਦਿੱਤੀ। ਤੂੰ ਛੈਲ ਕੁਮਾਰ ਨੂੰ ਲਿਆ ਕੇ ਮੈਨੂੰ ਮਿਲਾ ਦੇ ਅਤੇ ਜੋ 


ਵੀ ਤੈਨੂੰ ਚੰਗਾ ਲਗੇ, ਮੇਰੇ ਕੋਲੋਂ ਆ ਕੇ ਲੈ ਲਈਂ।੪। 


ਦੰਹਰਾ 

ਕੰਜਮਤੀ ਉਸ ਰਾਜ ਕੁਮਾਰੀ ਦੇ ਅਤਿ ਆਤੁਰ _ਬੋਲ ਸੁਣ ਕੇ ਤੁਰਤ ਆਪਣਾ _ਘਰ 
ਛਡ ਕੇ ਛੈਲ ਕੁਮਾਰ ਦੇ ਘਰ ਚਲੀ _ਗਈ।੫। 
੭%/=ੜਲ 


ਉਸ ਨੇ ਛੈਲ ਕੁਮਾਰ ਨੂੰ ਤੁਰਤ ਲਿਆ ਦਿੱਤਾ। ਕੁ ਉਂ ਹੁ 
ਹੋ ਕੇ ਰਮਣ ਕੀਤਾ। ਛੈਲ ਅਤੇ ਛੈਲਨੀ ਦੋਵੇਂ ਤ੍ਰਿਪਤ ਹੋ ਗਏ ਅਤੇ ਇਕ ਛਿਣ ਲਈ ਵੀ 
(ਇਕ ਦੂਜੇ ਨੂੰ) ਨਹੀਂ _ਛਡਦੇ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਇਨ੍ਹਾਂ _ਰੰਕਾਂ ਨੇ _ਅਜ 
ਨਿਧੀਆਂ ਪ੍ਰਾਪਤ ਕੀਤੀਆਂ _ਹੋਣ।੬। 
(ਉਸ ਨੇ) ਉਸ ਨੂੰ ਪਕੜ ਪਕੜ ਕੇ ਗਲ ਨਾਲ ਲਗਾਇਆ ਅਤੇ ਕਈ ਤਰ੍ਹਾਂ ਦੇ 
ਨ 


ਮੰਜੀ ਬਹੁਤ ਸਾਰੀ ਟੁੱਟ ਗਈ (ਪਰ ਉਸ ਨੇ) ਮਿਤਰ ਨੂੰ 
ਛਡਿਆ ਅਤੇ ਆਪਣੇ ਚਿਤ (ਨੂੰ ਹਰਨ ਵਾਲੇ ਨੂੰ) ਹੱਥਾਂ ਉਤੇ _ਉਠਾ _ਲਿਆ।੭। 


ਦਹ ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 
ਕੇਲ ਕਰਤ ਤਰੂਨੀ ਅਤਿ _ਰਸੀ। ਜਨੁ _ਕਰਿ ਪ੍ਰੇਮ ਫਾਸ ਜ੍ ਯੋ _ਫਸੀ। 
ਮਨ ਮੈ ਕਹਿਯੋ ਇਸੀ ਕੇ ਬਰਿਹੌ। _ਨਾਤਰ ਮਾਰਿ ਕਟਾਰੀ ਮਰਿਹੌ। ੮। 


੭%/ਤਲ 
ਅਧਿਕ ਭੋਗ ਪ੍ਰੀਤਮ ਕਰ _ਦਿਯੋ _ਉਠਾਇ ਕੈ। 
ਆਪੁ ਸੋਇ ਆਂਗਨ ਰਹੀ _ਖਾਟ ਡਸਾਇ ਕੈ। 
ਚਮਕਿ ਠਾਢਿ ਉਠ ਭੀ ਪਿਤੁ ਆਯੋ ਜਾਨਿ ਕਰਿ। 
ਹੋ ਅਧਿਕ ਰੋਇ ਗਿਰਿ ਪਰੀ ਤੌਨ ਹੀ ਖਾਟ ਤਰਿ। ੯। 


ਰਾਜਾ ਬਾਝ 
ਚੱ ਪਾਣ 
ਤਾਹਿ ਤਬੈ ਪੂਛਿਯੋ ਨ੍ਰਿਪ ਆਈ। ਕ੍ਯੋ _ਰੋਵਤ _ਦੁਹਿਤਾ _ਸੁਖਦਾਈ। 
ਜੋ _ਆਗ੍ਯਾ ਮੁਹਿ ਦੇਹੁ ਸੁ _ਕਰਿਹੋ। ਤੈ ਕੋਪੀ ਜਿਹ ਪਰ ਤਿਹ _ਹਰਿਹੋਂ। ੧0। 


ਅਤਾ ਲਾਲਾ 


ਸੋਵਤ ਹੁਤੀ ਸੁਪਨ ਮੁਹਿ ਭਯੋ। ਜਾਨਕ ਰਾਵ ਰਾਂਕ ਕੌ ਦਯੋ। 
ਹੋ ਨਹਿ ਜੋਗ੍ਯ ਹੁਤੀ ਪਿਤੁ ਤਾ ਕੇ। ਤੈ ਗ੍ਰਿਹ ਦਯੋ ਸੁਪਨ ਮੈ ਜਾ _ਕੇ। ੧੧। 


ਦੰਹਰਾ 
ਜਾਨੁਕ ਆਗਿ _ਜਰਾਇ ਕੈ ਲਈ _ਭਾਵਰੈ _ਸਾਤ। 
ਬਾਹ _ਪਕਰਿ ਪਿਤੁ _ਤਿਹੁ ਦਈ ਸੁਤਾ ਦਾਨ ਕਰਿ _ਮਾਤ। ੧੨। 


- 


ਰਠਾ 
ਮੈ ਤਿਹ ਹੁਤੀ ਨ ਜੋਗ ਜਾ ਕੌ ਮੁਹਿ ਰਾਜੈ ਦਿਯੋ। 
ਤਾ ਤੇ ਭਈ ਸੁ ਸੋਗ ਰੋਵਤ ਹੌ ਭਰਿ ਜਲ ਚਖਨ। _੧੩। 
ਚੱਪਣਾ 
ਅਬ ਮੋਰੇ ਪਰਮੇਸਰ ਓਹੂ। ਭਲਾ ਸ਼ੁਰਾ _ਭਾਖੋ ਜਨ ਕੋਊ। 


ਪ੍ਰਾਨਨ ਲਗਤ ਤਵਨ ਕੌ _ਬਰਿ ਹੋ। _ਨਾਤਰਿ ਮਾਰਿ ਕਟਾਰੀ ਮਰਿ _ਹੋ। _੧੪। 


ਦੰਹਰਾ 
ਸੁਪਨ ਬਿਖੈ ਮਾਤਾ ਪਿਤਾ ਜਿਹ 
ਮਨ ਬਚ ਕਰਮ ਕਰਿ ਕੈ ਭਈ 


ਮੁਹਿ ਦਿਯੋ ਸੁਧਾਰਿ। 
ਮੈ ਤਾਹੀ ਕੀ ਨਾਰਿ। ੧੫। 


ਚਰਿਤ੍ਰ ਪਾਖਿਆਨ ੮੯੨੯ 


ਚੱਪਲਾਂ 

ਕਾਮ-ਕ੍ਰੀੜਾ ਕਰਦੀ ਉਹ ਇਸਤਰੀ ਇਤਨੀ ਮਗਨ 
ਵਿਚ ਫਸ ਗਈ ਹੋਵੇ। (ਉਸ ਨੇ) ਮਨ ਵਿਚ ਕਿਹਾ ਕਿ 
ਤਾਂ ਕਟਾਰ ਮਾਰ ਕੇ ਮਰ _ਜਾਵਾਂਗੀ।੮। 


ਹੋ ਗਈ, ਮਾਨੋ ਪ੍ਰੇਮ _ਦੀ ਫਾਹੀ 
ਇਸ ਨਾਲ ਵਿਆਹ ਕਰਾਂਗੀ। ਨਹੀਂ 


੭/#=ਲ 


(ਉਸ ਨੇ) ਪ੍ਰੀਤਮ ਨਾਲ ਅਧਿਕ ਭੋਗ _ਕਰ _ਕੇ ਉਠਾ ਦਿੱਤਾ ਅਤੇ ਆਪ ਆਂਗਨ ਵਿਚ 
0 ਵ011111121161515131 (੧ ਨ 
ਰੋ ਕੇ ਉਸੇ ਮੌਜੀ ਤੋਂ ਹੇਠਾਂ ਡਿਗ ਪਈ।੯ 


ਮੈਨੂੰ ਕਹੇਂਗੀ, __ਉਹੀ _ਕਰਾਂਗਾ। ਜਿਸ ਉਤੇ ਤਤ; ਗੁੱਸੇ ਹੈਂ, ਉਸ ਨੂੰ ਮਾਰ ਦਿਆਂਗਾ।੧0। 
ਲੋਟ ਨੰ /ਨਹਾ-- 

ਮੈਨੂੰ ਸੁਤੀ ਹੋਈ ਨੂੰ ਸੁਪਨਾ ਆਇਆ, ਮਾਨੋ ਰਾਜੇ ਨੇ (ਮੈਨੂੰ ਕਿਸੇ) ਕੰਗਾਲ ਦੇ ਹਵਾਲੇ 
ਕਰ ਦਿੱਤਾ ਹੈ। ਕੀ ਪਿਤਾ ਜੀ! ਕੀਹ (ਮੈਂ) ਉਸ ਦੇ ਯੋਗ ਨਹੀਂ ਸਾਂ ਜਿਸ ਦੇ ਘਰ ਸੁਪਨੇ 


ਵਿਚ ਤੁਸੀਂ ਦੇ ਦਿੱਤਾ _ਸੀ।੧੧। 
ਦੰਹਰਾ 
ਮਾਨੋ _ਔਂਗ ਬਾਲ ਕੇ ਸੌਤ ਫੇਰੇ ਲਏ ਅਤੇ ਮਾਤਾ ਪਿਤਾ ਨੇ ਬਾਹੋਂ ਪਕੜ ਕੇ ਕਨਿਆ 
ਦਾਨ ਕਰ ਦਿੱਤਾ।੧੨। 
੭ੰਰਠਾ 
ਮੈਂ ਉਸ ਦੇ ਯੋਗ ਨਹੀਂ ਸਾਂ ਜਿਸ ਦੇ ਹਵਾਲੇ ਮੈਨੂੰ ਰਾਜੇ ਨੇ ਕਰ ਦਿੱਤਾ। ਇਸ ਲਈ 
ਮੈਂ ਸੋਗੀ ਹੋਕੇ ਅੱਖਾਂ ਵਿਚ ਹੰਝੂ ਭਰ ਕੇ ਰੋ ਰਹੀ _ਹਾਂ।੧੩। 
ਚੱਪਲਾਂ 
ਹੁਣ ਓਹੀ ਮੇਰਾ ਪਰਮੇਸ਼ਰ ਹੈ। _ਉਸ ਨੂੰ ਮਤਾਂ ਕੋਈ ਚੰਗਾ ਮਾੜਾ _ਕਹੇ। (ਮੈਂ _ ਤਾਂ) 
ਤਾਂ ਕਟਾਰੀ ਮਾਰ ਕੇ ਮਰ _ਜਾਵਾਂਗੀ।੧੪। 


ਨਾਲ ਭਲੀ ਭਾਂਤ (ਵਿਆਹ) ਦਿੱਤਾ ਹੈ, ਮੈਂ 
ਪਤਨੀ ਹੋ ਗਈ _ਹਾਂ।੧੫। 


ਹਉ 
> ਤਰੀ 


੮੩0 


ਸੀ _ਦਸਮ-ਗ੍ਰੰਥ ਸਾਹਿਬ 


੭%#ਤਲ 
ਕੈ ਮਰਿ ਹੋ ਬਿਖ ਖਾਇ ਕਿ ਵਾਹੀ ਕੌ ਬਰੌ। 
ਬਿਨੁ ਦੇਖੇ ਮੁਖ ਨਾਥ ਕਟਾਰੀ ਹਨਿ ਮਰੋ। 
ਕੈ ਮੋਕਉ ਵਹ ਦੀਜੈ ਅਬੈ ਬੁਲਾਇ ਕੈ। 
ਹੋ _ਨਾਤਰ _ਹਮਰੀ ਆਸਾ _ਤਜਹੁ ਬਨਾਇ ਕੈ। _੧੬। 


ਕਹਿ _ਕਹਿ ਐਸੇ ਬਚਨ ਮੂਰਛਨਾ ਹ੍ਹੈ ਗਿਰੀ। 
ਜਨੁ _ਪ੍ਰਹਾਰ ਜਮਧਰ ਕੇ ਕੀਏ ਬਿਨਾ ਮਰੀ। 
ਆਨਿ ਪਿਤਾ ਤਿਹ ਲਿਯੋ _ਗਰੇ ਸੌ ਲਾਇ ਕੈ। 
ਹੋ ਕੁਅਰਿ ਕੁਅਰਿ ਕਹਿ ਧਾਇ ਪਈ ਦੁਖ ਪਾਇ ਕੈ। ੧੭। 


ਜੋ ਸੁਪਨੇ ਤੈ _ਬਰਿਯੋ ਸੁ _ਹਮੈ ਬਤਾਇਯੈ। 
ਕਰਿਯੈ ਵਹੈ ਉਪਾਇ ਮਨੈ ਸੁਖੁ _ਪਾਇਲੈ। 
ਬਹੁ ਚਿਰ ਦ੍ਰਿਗਨ ਪਸਾਰਿ ਪਿਤਾ ਕੀ ਓਰਿ ਚਹਿ। 
ਕਛੁ ਕਹਥੇ ਕੌ ਭਈ ਗਈ ਨ ਤਾਹਿ ਕਹਿ। ੧੮। 


ਕਰਤ ਕਰਤ ਬਹੁ _ਚਿਰ ਲੌ ਬਚਨ _ਸੁਨਾਇਯੋ। 
ਛੈਲ੍ਹ _ਕੁਅਰ ਕੋ __ਸਭਹਿਨ ਨਾਮ _ਸੁਨਾਇਲੋ। 

ਸੁਪਨ ਬਿਥੈ ਪਿਤੁ ਮਾਤ ਸੁ ਮੁਹਿ ਜਾ ਕੋ ਦਿਯੋ। 
ਹੋ ਵਹੈ ਆਪਨੋ ਨਾਥ ਮਾਨਿ ਕੈ ਮੈ ਲਿਯੋ। ੧੯। 


ਚੱਪਲਾਂ 


ਧੰਨ੍ਯ _ਧੰਨ੍ਯ _ਤਬ _ਰਾਵ _ਉਚਾਰਿਯੋ। _ਇਹ _ਪਤਿਬ੍ਰਤਾ ਸੁਤਾ _ਬੀਚਾਰਿਯੋ। 
ਜੋ ਇਹ ਚਹੈ ਵਹੈ ਇਹ ਦੀਜੈ। ਤਿਹ ਕਰਿ ਰਾਵ ਰਾਂਕ ਤੇ ਲੀਜੈ। ੨0। 
ਨ੍ਹਿਪ ਬਰ ਬੋਲ ਤਵਨ ਕਹਿ _ਲਿਯੋ। ਛੋਰਿ ਭੰਡਾਰ ਅਮਿਤ ਧਨ ਦਿਯੋ। 
ਰੰਕ ਹੁਤੋ ਰਾਜਾ ਹੈ ਗਯੋ। _ਲੇਂਤ ਸੁਤਾ ਰਾਜਾ ਕੀ ਭਯੋ। ੨੧। 


੭%7#ਤਲ 
ਕੁਅਰ ਕੌ ਨ੍ਰਿਪ ਬਰ ਲਿਯੋ ਬੁਲਾਇ ਕੈ। 
ਸੋ ਦੁਹਿਤਾ ਦਈ ਬਨਾਇ _ਕੈ। 
ਇਹ ਛਲ _ਛਲਿਯੋ _ਸੁਧਾਰਿ _ਕਰਿ। 
ਭੇਦ ਨ ਕਿਨਹੂੰ ਮੂਰਖ ਸਮਝਿਯੋ ਚਿਤ _ਧਰਿ। ੨੨। 


ਦੰਹਰਾ 


ਇਹ ਛਲ ਸੋ ਤਿਹ ਛੈਲਨੀ ਛੈਲ _ਬਰਿਯੋ ਸੁਖ _ਪਾਇ। 
ਮੁਖ ਬਾਏ ਸਭ ਕੋ _ਰਹਿਯੋ ਲਹਿਯੋ ਨ ਭੇਦ ਬਨਾਇ। ੨੩। ੧। 


/ਏਂਤਾ ਹਾੰ ਗਾਨਤ ਪਲ੍ਹਯਾਨੇ ਯਾ ਗਾਠਤੋ ਅੰਤਾਂ ਭੂਪ ਅੰਭਾਦੇ ਦੋਇ ਐਂ ਨਆਰਹਾ ਰੇਤ ਜ਼ਮਮਤਨਆ 


ਗਤ ਫ਼ੜ ਸਤ) _੨੧੧/ 80੫7/ #ਫਲੀ/ 


ਚਰਿਤ੍ਰ ਪਾਖਿਆਨ ੮੩੧ 


ਜਾਂ ਤਾਂ (ਮੈਂ) ਉਸ ਨੂੰ ਵਰਾਂਗੀ ਜਾਂ ਜ਼ਹਿਰ ਖਾ _ਕੇ ਮਰ ਜਾਵਾਂਗੀ। ਮੈਂ _ਆਪਣੇ ਸੁਆਮੀ 
ਮੂੰਹ ਵੇਖੇ ਬਿਨਾ ਕਟਾਰੀ ਮਾਰ ਕੇ ਮਰ ਜਾਵਾਂਗੀ। ਜਾਂ_ਤਾਂ ਹੁਣੇ ਉਸ ਨੂੰ ਬੁਲਾ ਕੇ ਮੈਨੂੰ 
ਦਿਓ, ਨਹੀਂ _ਤਾਂ ਮੇਰੀ ਆਸ ਬਿਲਕੁਲ _ਛਡ _ਦਿਓ।੧੬। 


ਇਸ ਤਰ੍ਹਾਂ ਦੇ ਬਚਨ ਕਹਿ ਕਹਿ ਕੇ ਬੇਹੋਸ਼ ਹੋ _ਕੇ ਡਿਗ ਪਈ। (ਇੰਜ ਪ੍ਰਤੀਤ ਹੁੰਦਾ 
ਹੈ) ਮਾਨੋ ਜਮਧਾੜ ਦੇ ਵਾਰ ਕੀਤੇ ਬਿਨਾ ਹੀ ਮਰ ਗਈ ਹੋਵੇ। ਪਿਤਾ ਨੇ ਆ ਕੇ ਉਸ ਨੂੰ 
ਗਲੇ ਨਾਲ _ਲਗਾ __ਲਿਆ। _(ਅਤੇ ਮਾਤਾ ਵੀ) ਦੁਖ ਪੂਰਵਕ _'ਕੁਅਰਿ _ਕੁਅਰਿ” ਕਹਿੰਦੀ ਭਜ 
ਕੇ ਆ ਗਈ।੧੭। 


(ਪਿਤਾ ਨੇ _ਕਿਹਾ--) ਜੋ ਤੂੰ ਸੁਪਨੇ ਵਿਚ ਵਰਿਆ ਹੈ, ਉਹ ਸਾਨੂੰ ਦਸ ਦੇ। (ਅਸੀਂ) 
ਮਨ ਵਿਚ ਸੁਖ ਪ੍ਰਾਪਤ ਕਰ ਕੇ ਉਹੀ _ਉਪਾ _ਕਰਾਂਗੇ। ਬਹੁਤ ਦੇਰ ਤਕ ਅੱਖਾਂ ਪਸਾਰ ਕੇ 
ਪਿਤਾ ਵਲ ਚਾਹ _ਨਾਲ ਦੇਖਦੀ _ਰਹੀ। _ਉਹ ਕੁਝ _ਕਹਿਣਾ ਚਾਹੁੰਦੀ ਸੀ, ਪਰ ਕਹਿ ਨ 
ਸਕੀ।੧੮। 


ਬਹੁਤ ਦੇਰ ਕਰ ਕੇ (ਆਖਰ) ਉਸ ਨੇ ਬੋਲ ਕਹੇ 


ਅਤੇ 
ਕੁਅਰ ਨਾਂ ਸੁਣਾ ਦਿੱਤਾ। ਸੁਪਨੇ ਵਿਚ ਜਿਸ ਨੂੰ (ਮੇਰੇ) ਮਾਤਾ ਪਿਤਾ 
ਨੂੰ ਮੈਂ ਆਪਣਾ ਨਾਥ _ਮੰਨ ਲਿਆ ਹੈ।੧੯। 


ਧੰਨ ਕਿਹਾ ਅਤੇ ਇਸ ਨੂੰ ਪਤਿਬ੍ਰਤਾ ਪੁੱਤਰੀ ਮੰਨਿਆ। ਜਿਸ ਨੂੰ 

ਨੂੰ ਦੇ ਦਿਓ ਅਤੇ ਉਸ ਨੂੰ ਰੰਕ ਤੋਂ ਰਾਜਾ ਬਣਾ ਲਵੋ।੨0। 

ਨੂੰ ਬੁਲਾ ਲਿਆ। ਖ਼ਜ਼ਾਨਾ ਖੋਲ੍ਹ _ਕੇ ਬਹੁਤ ਅਧਿਕ ਧਨ _ਦਿੱਤਾ। 
ਅਤੇ ਰਾਜੇ ਦੀ ਪੁੱਤਰੀ ਲੈ _ਗਿਆ।੨੧। 


ਫੈਲ ਕੁਅਰ ਨੂੰ ਮਹਾਨ ਰਾਜੇ ਨੇ ਬੁਲਾ ਲਿਆ ਅਤੇ ਵੇਦ ਰੀਤ ਅਨੁਸਾਰ ਪੁੱਤਰੀ ਦਾ 
(ਵਿਆਹ ਉਸ ਨਾਲ) ਕਰ ਦਿੱਤਾ। (ਉਸ) ਛੈਲ ਨੂੰ ਛੈਲਨੀ ਨੇ ਇਸ ਤਰ੍ਹਾਂ ਨਾਲ ਚੈਗੀ ਤਰ੍ਹਾਂ 
ਛਲ _ਲਿਆ। ਉਸ ਭੇਦ ਨੂੰ ਕਿਸੇ ਮੂਰਖ ਨੇ ਵੀ ਚਿਤ ਵਿਚ ਨ ਸਮਝਿਆ।੨੨। 


ਦੰਹਰ” 
ਇਸ ਛਲ ਨਾਲ ਉਸ ਛੈਲਨੀ ਨੇ ਛੈਲ ਨੂੰ ਵਰ ਲਿਆ। ਸਾਰੇ ਮੂੰਹ ਅੱਡੀ ਰਹਿ ਗਏ, 
ਕੋਈ ਵੀ ਭੇਦ ਨੂੰ ਨ ਪਾ ਸਕਿਆ।੨੩। 


/ਏਥੋਂ ਗੰ ਲਾਰੇਤੂੱਪ/ਮਆਨ ਦੇ ਤੁਆ ਲਾਰਤ੍ਹ ਦੇ ਮੰਤ ਭੂਪ ਸੰਵਾਦ ਦੇ ੨੧5ਵੈ' ਲਾਠਤ੍ਹ ਟੀ ਸ਼ਮਪਤੀ 
ਭਾ ਸਭ ਹੰ/ _2੧5/ 505੮/ ਚਲਦਾ? 


(ਚਰਿਤ੍ਰ ਪਾਖਿਆਨ--ਚਲਦਾ) 
ਦੰਹਰਾ 
ਸਹਿਰ ਬੁਖਾਰਾ ਮੈ ਰਹੈ ਏਕ ਰਾਵ ਮੁਚਕੰਦ। 
ਸੂਰਤ ਕੇ ਭੀਤਰ ਗੜ੍ਯੋ ਜਨੁ _ਦੂਜੋ ਬਿਧਿ ਚੰਦ। ੧। 
ਹੁਸਨ ਜਹਾ ਤਾ ਕੀ ਤ੍ਰਿਯਾ ਜਾ _ਕੋ_ਰੂਪ ਅਪਾਰ। 
ਸੀ ਸੁਕੁਮਾਰ ਮਤੀ ਰਹੈ ਦੁਹਿਤਾ ਤਿਹ ਸੁਭ _ਕਾਰ। ੨। 


ਏਕ ਪੂਤ ਤਾ ਤੇ ਭਯੋ ਸ੍ਰੀ ਸੁਭ ਕਰਨ ਸੁਜਾਨੁ। 
ਸੂਰਬੀਰ ਸੁੰਦਰ _ਸਰਸ ਜਾਨਤ ਸਕਲ _ਜਹਾਨ। _੩। 
ਚਲਨ _ਚਾਤੁਰੀ ਕੇ ਬਿਖੈ ਚੰਚਲ _ਚਾਰ ਪ੍ਰਬੀਨ। 

ਜਨੁਕ ਚਿਤ੍ਰ ਕੀ ਪੁਤੂਕਾ ਗੜਿ ਬਿਧਿ ਔਰ ਨ ਕੀਨ। ੪। 


ਚੱਪਾਣ 
ਤਰੁਨ ਭ੍ਰਾਤ ਭਗਨੀ ਭੇ ਦੋਊ। ਰਾਜ ਕਰਤ ਨ੍ਰਿਪ ਮਰਿ ਗਯੋ _ਸੋਊ। 
ਹੁਸਨ ਜਹਾ ਬਿਧਵਾ ਰਹਿ ਗਈ। ਪਤਿ ਬਿਨੁ ਅਧਿਕ ਦੁਖਾਤੁਰ ਭਈ। ੫। 


ਮਿਲਿ _ਸਾਊਅਨ ਇਹ _ਭਾਤਿ _ਉਚਾਰੋ। _ਰਾਜ ਕਰੋ ਸੁਤ _ਤਰੁਨ ਤਿਹਾਰੋ। 
ਮਨ ਕੋ ਸੋਕ ਨਿਵਾਰਨ ਕੀਜੈ। ਹੇਰਿ ਹੇਰਿ ਸੁਤ ਕੀ ਛਬਿ ਜੀਜੈ। ੬। 


ਕੇਤਿਕ ਦਿਵਸ ਬੀਤਿ ਜਬ _ਗਏ। ਰਾਜ ਕਰਤ ਸੁਖ ਸੌ ਤੇ ਭਏ। 
ਸੁਤ ਸੁੰਦਰ ਮਾਤਾ ਲਖਿ ਪਾਯੋ। ਰਾਜਾ ਕੋ ਚਿਤ ਤੇ ਬਿਸਰਾਯੋ। _੭। 
ਦੰਹਰਾ 
ਨਰੀ _ਗੰਧੂਬੀ _ਨਾਗਨੀ _ਪੁਭਾ _ਬਿਲੋਕਿਤ ਆਇ। 
ਸੁਰੀ ਆਸੁਰੀ ਕਿੰਨ੍ਹਨੀ ਹੇਰਿ ਰਹਤ ਉਰਝਾਇ। ੮। 
ਹੇਰਿ ਕੁਅਰ ਕੀ ਛਬਿ ਸਭੈ ਧੈਨਿ ਧੈਨਿ ਕਹੈ ਪੁਕਾਰਿ। 
ਮਨਿ ਮੋਤੀ ਕੁੰਡਲ ਕਨਕ _ਦੇਤ ਤਵਨ ਪਰ _ਵਾਰਿ। ੯। 


ਚਰਿਤ੍ਰ ਪਾਖਿਆਨ ੩ 


(ਚਰਿਤ੍ਰ ਪਾਖਿਆਨ--ਚਲਦਾ) 
ਦੰਹਰਾ 
ਬੁਖਾਰਾ ਨਗਰ _ਵਿਚ _ਮੁਚਕੰਦ ਨਾਂ ਦਾ ਇਕ _ਰਾਜਾ ਰਹਿੰਦਾ ਸੀ। ਸ਼ਕਲ ਸੂਰਤ ਵਿਚ 
(ਇੰਜ ਪੂਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਦੂਜਾ ਚੰਦੂਮਾ ਘੜਿਆ ਹੋਵੇ।੧। ਉਸ ਦੀ 
ਇਸਤਰੀ ਦਾ ਨਾਂ ਹੁਸਨ ਜਹਾਂ ਸੀ, ਜਿਸ ਦਾ ਅਪਾਰ ਰੂਪ ਸੀ। ਉਸ ਦੀ ਸੁਕੁਮਾਰ ਮਤੀ ਨਾਂ 
ਦੀ ਸ਼ੁਭ _ਕਰਨੀ ਵਾਲੀ ਪੁੱਤਰੀ _ਸੀ।੨। 


ਉਸ ਤੋਂ ਇਕ ਸ਼ੁਭ ਕਰਨ ਨਾਂ ਦਾ ਸੁਜਾਨ ਪੁੱਤਰ ਵੀ ਸੀ ਜਿਸ ਨੂੰ ਸਾਰਾ ਸੰਸਾਰ 
ਸ਼ੂਰਵੀਰ, ਸੁੰਦਰ ਅਤੇ _ਰਸਿਕ ਵਜੋ ਜਾਣਦਾ _ਸੀ।੩। ਉਹ ਚਾਲ ਢਾਲ ਅਤੇ ਸਿਆਣਪ 
ਵਿਚ ਸੁੰਦਰ, ਚਤੁਰ ਅਤੇ ਪੁਬੀਨ ਸੀ। (ਇੰਜ ਲਗਦਾ ਸੀ) ਮਾਨੋ ਚਿਤ੍ਰ ਦੀ ਪੁਤਲੀ ਘੜ ਕੇ 


ਬੁਹਮਾ ਨੇ ਹੋਰ ਕੋਈ ਨ ਬਣਾਈ ਹੋਵੇ।੪। 
ਦੱਖਣ? 

ਦੋਵੇਂ ਭੈਣ ਭਰਾ ਜਵਾਨ ਹੋ__ਗਏ। ਰਾਜਾ ਰਾਜ _ਕਰਦਿਆਂ ਕਰਦਿਆਂ ਮਰ _ਗਿਆ। 
ਹੁਸਨ ਜਹਾਂ ਵਿਧਵਾ ਰਹਿ _ਗਈ। _ਪਤੀ ਤੋਂ ਬਿਨਾ (ਉਹ) ਬਹੁਤ ਦੁਖੀ ਹੋਈ।੫। 

ਸਾਉਆਂ (ਮੰਤਰੀਆਂ) ਨੇ _ਮਿਲ ਕੇ (ਰਾਣੀ ਨੂੰ) ਇਸ ਤਰ੍ਹਾਂ _ਕਿਹਾ--ਤੁਹਾਡਾ ਜੁਆਨ 
ਪੁੱਤਰ (ਹੁਣ) ਰਾਜ _ਕਰੇਗਾ। (ਇਸ ਲਈ) ਮਨ ਦਾ ਦੁਖ ਦੂਰ ਕਰ ਦਿਓ ਅਤੇ ਪੁੱਤਰ ਦੀ 
ਸੁੰਦਰਤਾ ਨੂੰ ਵੇਖ _ਵੇਖ _ਕੇ _ਜੀਓ।੬। 

ਜਦ _ਬਹੁਤ ਦਿਨ ਬੀਤ ਗਏ ਤਾਂ ਉਹ ਸੁਖ ਪੂਰਵਕ ਰਾਜ ਕਰਦੇ ਰਹੇ। ਸੁੰਦਰ ਪੁੱਤਰ 
ਨੂੰ ਮਾਤਾ ਨੇ ਵੇਖਿਆ ਤਾਂ (ਹੌਲੀ ਹੌਲੀ) ਰਾਜੇ ਨੂੰ ਮਨ ਤੋਂ ਭੁਲਾ ਦਿੱਤਾ।੭। 


ਦੰਹਰਾ 
ਮਨੁੱਖਾਂ ਦੀਆਂ, _ਗੰਧਰਬਾਂ ਦੀਆਂ, _ਨਾਗਾਂ ਦੀਆਂ ਇਸਤਰੀਆਂ _(ਉਸ _ਦੀ) ਸੁੰਦਰਤਾ ਨੂੰ 
ਆ ਕੇ ਵੇਖਦੀਆਂ। ਦੇਵਤਿਆਂ, ਦੈਂਤਾਂ ਅਤੇ _ਕਿੰਨਰਾਂ ਦੀਆਂ ਇਸਤਰੀਆਂ (ਉਸ ਨੂੰ) ਵੇਖ ਕੇ 


੭%/=ਲ 


(ਆਪਸ ਵਿਚ _ਗੱਲਾਂ _ਕਰਦੀਆਂ--) ਹੇ ਸਖੀ! ਅਜਿਹਾ _ਰਾਜ-ਕੁਮਾਰ ਜੇ ਇਕ ਦਿਨ 
ਪ੍ਰਾਪਤ ਕਰ ਲਈਏ ਤਾਂ ਇਸ ਉਪਰੋਂ ਜਨਮ _ਜਨਮਾਂਤਰਾਂ ਤਕ ਕੁਰਬਾਨ ਹੁੰਦੇ ਰਹੀਏ। (ਇਸ 
ਨੂੰ) ਛਾਤੀ ਨਾਲ ਲਗਾ ਲਈਏ ਅਤੇ (ਕਦੇ) ਵਖਰਾ ਨ _ਕਰੀਏ। ਸਜਨ ਦੀ ਅਸੀਮ ਛਬੀ ਨੂੰ 
ਵੇਖ ਵੇਖ ਕੇ ਜੀਵੀਏ।੧0। 


ਸੀ _ਦਸਮ-ਗ੍ੰਥ _ਸਾਹਿਬ 


ਜਿ ਕੋ ਤਰੁਨਿ ਪੁਰਿ ਨਾਰਿ ਕੁਅਰ ਕੀ ਛਬਿ ਲਹੈ। 
ਉਡ ਲਪਟੋ ਇਹ ਸੰਗ ਯਹੇ ਚਿਤ ਮੈ ਕਹੈ। 

ਏਕ ਬਾਰ _ਇਹ ਛੈਲ ਚਿਕਨਿਯਹਿ ਪਾਇਯੈ। 

ਹੋ ਜਨਮ ਜਨਮ ਜੁਗ ਕ੍ਰੋਰਿ ਸੁ ਬਲਿ ਬਲਿ ਜਾਇਯੈ। _੧੧। 
ਅਧਿਕ _ਕੁਅਰ ਕੀ ਪ੍ਰਭਾ ਬਿਲੋਕਹਿ ਆਇ ਕੈ। 
ਜੋਰਿ ਜੋਰਿ ਦ੍ਰਿਗ ਰਹੈ ਕਛੂ ਮੁਸਕਾਇ ਕੈ। 

ਪਰਮ ਪ੍ਰੀਤਿ ਤਨ ਬਿਧੀ _ਦਿਵਾਨੀ ਤੇ ਭਈ। 

ਹੋ ਲੋਕ ਲਾਜ ਕੀ ਬਾਤ ਬਿਸਰਿ ਚਿਤ ਤੇ ਗਈ। _੧੨। 
ਨਰੀ ਸੁਰੀ ਕਿਨ ਮਾਹਿ _ਆਸੁਰੀ ਗੰਧੂਬੀ। 

ਕਹਾ _ਕਿੰਨ੍ਹਨੀ _ਕੂਰ _ਜਛਨੀ _ਨਾਗਨੀ। 

ਲਛਮਿ ਆਦਿ ਦੁਤਿ ਹੇਰਿ ਰਹੈ ਉਰਝਾਇ ਕੈ। 

ਹੋ ਬਿਨੁ ਦਾਮਨ ਕੈ ਦੀਏ ਸੁ ਜਾਤ ਬਿਕਾਇ ਕੈ। ੧੩। 
ਰਹੀ _ਚੰਚਲਾ _ਰੀਝਯਤਿ _ਪੂਭਾ _ਨਿਹਾਰਿ _ਕੈ। 

ਪ੍ਰਾਨਨ ਲੌ ਧਨ ਧਾਮ ਦੇਤ ਸਭ _ਵਾਰਿ ਕੈ। 

ਹਸਿ ਹਸਿ ਕਹੈ ਕੁਅਰ ਜੌ ਇਕ ਦਿਨ ਪਾਇਯੈ। 

ਹੋ ਬਹੁਰ ਨ ਨ੍ਯਾਰੋ __ਕਰਿਯੈ _ਹਿਯੈ _ਲਗਾਇਯੈ। _੧੪। 


ਦੰਹਾਰਾ 
ਸੀ ਸੁਕੁਮਾਰ ਮਤੀ ਬਹਨਿ ਤਾ ਕੀ ਰਾਜ ਕੁਮਾਰਿ। 
ਅਪੁਮਾਨ ਛਬਿ ਭ੍ਰਾਤ ਕੀ _ਰੀਝਤ ਭਈ ਨਿਹਾਰਿ। _੧੫। 
ਦੱਪਲ? 
ਨਿਸੁ ਦਿਨ ਯੌ ਮਨ ਮਾਹਿ ਬਿਚਾਰੈ। ਕਿਹ ਬਿਧਿ ਮੋ ਸੌ ਕੁਅਰ ਬਿਹਾਰੈ। 
ਭੂਤ ਲਾਜ ਮਨ ਮਹਿ ਜਬ _ਧਰੈ। ਲੋਕ ਲਾਜ _ਕੀ ਚਿੰਤਾ ਕਰੈ। _੧੬। 


ਲਾਜ ਕਰੈ ਅਰੁ ਚਿਤ _ਚਲਾਵੈ। ਕ੍ਯੋ ਹੂੰ _ਕੁਅਰ ਹਾਥ ਨਹਿ ਆਵੈ। 
ਇਕ ਚਰਿਤੂ ਤਬ ਬਚਿਤ੍ਰ ਬਿਚਾਰਿਯੋ। ਜਾ _ਤੇ ਧਰਮ _ਕੁਅਰ ਕੋ _ਟਾਰਿਯੋ। ੧੭। 


ਬੇਸ੍ਹਾ ਰੂਪ _ਆਪਨੋ _ਕਰਿਯੋ। ਬਾਰ ਬਾਰ ਗਜ _ਮੋਤਿਨ ਜਰਿਯੋ। 
ਹਾਰ ਸਿੰਗਾਰ ਚਾਰੁ ਤਨ ਧਾਰੇ। ਜਨ ਸਸਿ ਤੀਰ ਬਿਰਾਜਤ ਤਾਰੇ। _੧੮। 


ਪਾਨ _ਚਬਾਤ ਸਭਾ ਮੈ ਆਈ। _ਸਭ ਲੋਗਨ ਕੋ ਲਯੋ __ਲੁਭਾਈ। 
ਨ੍ਹਿਪ ਕਹ ਅਧਿਕ _ਕਟਾਛ _ਦਿਖਾਏ। _ਜਾਨੁਕ ਬਿਨਾ _ਸਾਇਕਨ _ਘਾਏ। _੧੯। 


ਹੇਰਤ ਨ੍ਰਿਪਤ _ਰੀਝਿ _ਛਬਿ _ਗਯੋ। _ਘਾਇਲ ਬਿਨਾ _ਸਾਇਕਨ _ਭਯੋ। 
ਆਜੁ ਨਿਸਾ ਇਹ ਬੋਲ ਪਠੈਹੋ। ਕਾਮ ਭੋਗ ਰੁਚਿ ਮਾਨਿ ਕਸੈਹੋ। ੨0। 


ਚਰਿਤ੍ਰ ਪਾਖਿਆਨ ਪ 


ਜੇ ਕੋਈ ਨਗਰ _ਦੀ ਇਸਤਰੀ ਜਾਂ ਮੁਟਿਆਰ ਰਾਜ ਕੁਮਾਰ ਦੀ ਛਬੀ_ਨੂੰ ਵੇਖਦੀ ਤਾਂ 
ਚਿਤ ਵਿਚ ਇਹੀ ਕਹਿੰਦੀ ਕਿ ਉਡ ਕੇ ਉਸ ਨਾਲ ਜਾ ਲਿਪਟਾਂ। ਇਕ ਵਾਰ ਜੇ ਇਹ ਕੋਮਲ 
ਗਭਰੂ _ਪਾ ਲਵਾਂ ਤਾਂ ਜਨਮ _ਜਨਮਾਂਤਰਾਂ ਅਤੇ ਕਰੋੜ _ਯੁਗਾਂ ਤਕ _ਇਸ ਤੋ ਬਲਿਹਾਰ 
ਜਾਵਾਂ।੧੧। 


ਬਹੁਤ ਸਾਰੀਆਂ ਕੁੰਵਰ ਦੀ ਸੁੰਦਰਤਾ ਨੂੰ ਆ ਕੇ ਵੇਖਦੀਆਂ। ਨੈਣਾਂ ਨੂੰ ਜੋੜ ਜੋੜ ਕੇ 


ਕੁਝ _ਮੁਸਕਰਾਉਂਦੀਆਂ। ਉਹ (ਇਸ ਦੇ) ਪਰਮ ਪ੍ਰੇਮ (ਦੇ ਬਾਣ ਨਾਲ) ਵਿੰਨ੍ਹੀਆਂ ਹੋਈਆਂ 
ਦੀਵਾਨੀਆਂ ਹੋ ਗਈਆਂ। _ਲੋਕ _ਲਾਜ _ਦੀ ਗੱਲ (ਉਨ੍ਹਾਂ ਦੇ) ਚਿਤ ਤੋ _ਵਿਸਰ _ਗਈ।੧੨। 


ਮਨੁੱਖਾਂ ਦੀਆਂ, ਦੇਵਤਿਆਂ ਦੀਆਂ, ਦੈਂਤਾਂ ਦੀਆਂ, ਗੰਧਰਬਾਂ ਦੀਆਂ, _ਕਿੰਨਰਾਂ ਦੀਆਂ, 


ਗਈਆਂ ਸਨ।੧੩। 

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸਤਰੀਆਂ ਮੋਹਿਤ ਹੋ ਗਈਆਂ _ਸਨ। ਪ੍ਹਾਣਾਂ ਤੋਂ ਲੈ 
ਕੇ ਧਨ ਅਤੇ ਧਾਮ ਨਿਛਾਵਰ ਕਰ ਰਹੀਆਂ ਸਨ। ਹੱਸ ਹੱਸ ਕੇ ਕਹਿੰਦੀਆਂ ਸਨ 
ਦਿਨ ਰਾਜ ਕੁਮਾਰ ਨੂੰ ਪ੍ਰਾਪਤ ਕਰ ਲਈਏ ਤਾਂ ਹਿਰਦੇ ਨਾਲ ਲਗਾ ਲਈਏ ਅਤੇ ਫਿਰ (ਕਦੇ 
ਵੀ) ਵਖਰਾ ਨ _ਕਰੀਏ।੧੪। 
ਦੰਹਰਾ 

ਉਸ ਦੀ ਭੈਣ ਰਾਜ ਕੁਮਾਰੀ ਸੁਕੁਮਾਰ ਮਤੀ ਸੀ, ਉਹ ਭਰਾ ਦੀ ਅਨੂਪਮ ਸੁੰਦਰਤਾ ਨੂੰ 
ਵੇਖ ਕੇ ਮੋਹਿਤ ਹੋ __ਗਈ।੧੫। 
ਚੱਪਣਾ 

ਰਾਤ ਦਿਨ ਮਨ ਵਿਚ ਇਸ ਤਰ੍ਹਾਂ ਵਿਚਾਰਦੀ ਕਿ ਕਿਸੇ ਤਰ੍ਹਾਂ ਮੇਰੇ ਨਾਲ ਕੁੰਵਰ ਰਮਣ 
ਕਰੇ। ਜਦ ਭਰਾ (ਦੇ ਰਿਸ਼ਤੇ) ਦੀ ਲਾਜ ਮਨ ਵਿਚ ਧਾਰਨ ਕਰਦੀ ਤਾਂ ਲੋਕ ਲਾਜ ਦੀ ਚਿੰਤਾ 
ਕਰਨ ਲਗ ਜਾਂਦੀ।੧੬। 

(ਉਹ) ਲਾਜ ਤਾਂ ਕਰਦੀ ਸੀ, ਪਰ ਚਿਤ ਨੂੰ ਵੀ ਡੋਲਾਉਂਦੀ ਸੀ ਕਿਵੇਂ ਵੀ ਕੁਮਾਰ ਹੱਥ 
ਵਿਚ ਨਹੀਂ ਆ ਰਿਹਾ ਸੀ। ਤਦ ਉਸ ਨੇ ਇਕ ਵਿਚਿਤੁ ਚਰਿਤੂ ਵਿਚਾਰਿਆ ਜਿਸ _ਨਾਲ 
ਕੁੰਵਰ ਦਾ ਧਰਮ _ਭੁਸ਼ਟ _ਕਰ _ਦਿੱਤਾ।੧੭। 

(ਉਸ ਨੇ) ਆਪਣਾ ਵੇਸਵਾ ਦਾ ਰੂਪ ਬਣਾਇਆ ਅਤੇ (ਆਪਣਾ) ਵਾਲ _ਵਾਲ _ਗਜ- 
ਮੋਤੀਆਂ ਨਾਲ _ਸਜਾਇਆ। _ ਸੁੰਦਰ _ਹਾਰ ਸ਼ਿੰਗਾਰ ਸ਼ਰੀਰ ਉਤੇ _ਕੀਤੇ। (ਇੰਜ ਲਗਦਾ _ਸੀ) 
ਮਾਨੋ _ਚੰਦੂਮਾ ਦੇ ਨੇੜੇ ਤਾਰੇ ਸ਼ੋਭ _ਰਹੇ _ਹੋਣ।੧੮। 

ਪਾਨ ਖਾਂਦੀ ਹੋਈ ਦਰਬਾਰ ਵਿਚ ਆਈ ਅਤੇ _ਸਾਰਿਆਂ ਲੋਕਾਂ ਨੂੰ _ਲੁਭਾ _ਲਿਆ। ਰਾਜੇ 
ਨੂੰ ਬਹੁਤ _ਕਟਾਖ ਵਿਖਾਏ, ਮਾਨੋ ਬਿਨਾ ਬਾਣ ਦੇ ਹੀ ਘਾਇਲ ਕਰ ਦਿੱਤਾ ਹੋਵੇ।੧੯। 

ਰਾਜਾ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਿਆ ਅਤੇ ਬਿਨਾ ਤੀਰ ਦੇ 
ਘਾਇਲ ਹੋ ਗਿਆ। (ਮਨ ਵਿਚ ਸੋਚਣ ਲਗਾ---) ਅਜ ਰਾਤ ਇਸ ਨੂੰ ਬੁਲਵਾਵਾਂਗਾ ਅਤੇ 
(ਇਸ ਨਾਲ) ਰੁਚੀ ਪੂਰਵਕ _ਕਾਮ-ਕ੍ਰੀੜਾ _ਕਰਾਂਗਾ।੨0। 


ਸੀ _ਦਸਮ-ਗ੍ਰੰਥ _ਸਾਹਿਬ 


ਬੀਤਯੋ ਦਿਵਸ _ਨਿਸਾ ਜਬ _ਭਈ। ਨਿਕਟਿ ਬੁਲਾਇ _ਕੁਅਰ _ਵਹੁ ਲਈ। 
ਕਾਮ ਭੋਗ _ਤਿਹ ਸਾਥ _ਕਮਾਯੋ। ਭੇਦ ਅਭੇਦ _ਕਛੂ ਨਹਿ _ਪਾਯੋ। _੨੧। 
ਦਾਹਰਾ 
ਲਪਟਿ ਲਪਟਿ ਤਾ ਸੋ ਕੁਅਰਿ ਰਤਿ ਮਾਨੀ ਰੁਚਿ ਮਾਨਿ। 
ਭੂਤ ਭਗਨਿ ਕੇ ਭੇਦ ਕੋ _ਸਕਤ ਨ ਭਯੋ ਪਛਾਨ। ੨੨। 
ਨਰਠਾ 
ਰਮਤ ਭਯੋ _ਰੁਚਿ _ਮਾਨਿ ਭੇਦ ਅਭੇਦ ਪਾਯੋ ਨ ਕਛੂ। 
ਛੈਲੀ ਛਲ੍ਯੋ _ਨਿਦਾਨ ਛੈਲ _ਚਿਕਨਿਯਾ _ਰਾਵ _ਕੋ। _੨੩। 


ਚੱਪਲਾਂ 


ਬੇਸ੍ਹਾ ਕੇ ਭੂਖਨ ਜਬ ਧਰੈ। ਨਿਸ ਦਿਨ ਕੁਅਰ ਕਲੋਲੈ ਕਰੈ। 
ਜਬ _ਭਗਨੀ ਕੇ ਭੂਖਨ ਧਰਈ। ਲਹੈ ਨ ਕੋ ਰਾਜਾ ਕੋ _ਕਰਈ। ੨੪। ੧। 


/ਛਤਾ ਹਾੰ ਲਾਰੇਤ੍ਹ ੫ਖੂਯਾਨੇ /ਤੈਯਾ ਲਾਠੇੜ੍ਹੇ ਮੰਤ ਝੂਪ ਸੰਠਾਦੇ ਲੋਇ ਸੈਂ ਲਾਰਹਾ ਲਾਰੇਤ੍ਰ ਜ਼ਆਮਤਆ 


ਮਤ ਨਭ#ਆ ਸਤ) _੨੧੨/ 8678/ ਆਫਹੀੰ/ 


ਦੰਹਰਾ 
ਰਾਜਾ ਖੰਡ ਬੁਦੇਲ ਕੌ ਰੁਦੂ ਕੇਤੁ ਤਿਹ ਨਾਮ। 
ਸੇਵ ਰੁਦੂ ਕੀ ਰੈਨਿ ਦਿਨ ਕਰਤੇ ਆਨਹੂੰ ਜਾਮ। ੧। 


ਦੱਪਲ? 
ਸੀ ਕ੍ਰਿਤੁ ਕ੍ਰਿਤ ਮਤੀ ਤ੍ਰਿਯ ਤਾ ਕੀ। ਔਰ ਨ ਬਾਲ ਰੂਪ ਸਮ ਵਾ ਕੀ। 
ਤਾ ਸੋ ਨੇਹ ਨ੍ਰਿਪਤਿ ਕੌ ਭਾਰੋ। ਨਿਜੁ ਮਨ ਕਰ ਤਾ ਕੇ ਦੈ ਡਾਰੋ। ੨। 


ਦੰਹਰਾ 
ਸ੍ਰੀ ਮ੍ਰਿਗ ਨੇਤੂ ਸਰੂਪ ਅਤਿ ਦੁਹਿਤ ਤਾ ਕੀ ਏਕ। 
ਲਹਿ ਨ ਗਈ ਰਾਜਾ ਬਡੇ ਚਹਿ ਚਹਿ ਰਹੇ ਅਨੇਕ। ੩। 
ਇੰਦੂ _ਕੇਤੁ ਛਤ੍ਰੀ ਹੁਤੋ ਚਛੁ _ਮਤੀ ਲਹਿ _ਲੀਨ। 
ਅਪਨੋ ਤੁਰਤ _ਨਿਕਾਰਿ ਮਨੁ _ਬੇਚਿ ਤਵਨ ਕਰ _ਦੀਨ। ੪। 


ਚੱਪਣਾ 


ਰੈਨਿ ਦਿਵਸ ਤਿਹ ਰੂਪ ਨਿਹਾਰੈ। ਚਿਤ ਮੈ ਇਹੈ ਬਿਚਾਰੁ ਬਿਚਾਰੈ। 
ਐਸੋ ਛੈਲ ਕੈਸਹੂੰ ਧੈਯੈ। ਕਾਮ ਭੋਗ ਕਰਿ ਗਰੇ ਲਗੈਯੈ। ੫। 


ਏਕ ਸਖੀ ਕਹ ਨਿਕਟ _ਬੁਲਾਯੋ। _ਮਨ _ਭਾਵਨ ਕੇ ਸਦਨ ਪਠਾਯੋ। 
ਸਹਿਚਰਿ _ਤਾਹਿ ਤੁਰਤ ਲੈ ਆਈ। _ਆਨਿ _ਕੁਅਰਿ ਕਹ ਦਯੋ _ਮਿਲਾਈ। ੬। 


ਚਰਿਤ੍ਰ ਪਾਖਿਆਨ ੭ 


ਹੋ ਗਈ ਤਾਂ ਕੁੰਵਰ ਨੇ ਉਸ ਨੂੰ ਕੋਲ ਬੁਲਾ 
ਭੇਦ ਅਭੇਦ ਕੁਝ _ਨ ਸਮਝ _ਸਕਿਆ।੨੧। 


ਕੁਮਾਰੀ ਨੇ _ਲਿਪਟ _ਲਿਪਟ ਕੇ ਉਸ _ਨਾਲ ਰੁਚੀ ਪੂਰਵਕ _ਰਤੀ-ਕ੍ਰੀੜਾ _ਕੀਤੀ। _ਭਰਾ 
ਨੂ 


ਭੈਣ ਦੇ ਭੇਤ (ਬਿਲਕੁਲ) ਪਛਾਣ ਨ __ਸਕਿਆ।੨੨। 
ਨੱਰਠਾ 
ਰੁਚੀ ਪੂਰਵਕ _ਰਮਣ ਕੀਤਾ ਅਤੇ _ਭੇਦ ਅਭੇਦ _ਕੁਝ ਨ __ਸਮਝਿਆ। ਇਸ ਤਰ੍ਹਾਂ _ਛੈਲੀ 
ਨੇ ਅੰਤ ਵਿਚ _ਬਾਂਕੇ ਅਤੇ _ਕੋਮਲ ਰਾਜੇ ਨੂੰ ਛਲ _ਲਿਆ।੨੩। 
ਦੱਖਣ? 


ਜਦ ਉਹ ਵੇਸਵਾ ਦੇ ਗਹਿਣੇ ਸਜਾ ਲੈਂਦੀ, ਤਾਂ ਰਾਤ ਦਿਨ ਕੁੰਵਰ ਨਾਲ ਕਲੋਲਾਂ 
ਕਰਦੀ। ਜਦ ਉਹ _ਭੈਣ ਦੇ ਗਹਿਣੇ ਧਾਰਨ ਕਰਦੀ ਤਾਂ ਕੋਈ ਨ ਸਮਝ _ਸਕਦਾ ਕਿ ਰਾਜਾ 
ਉਸ ਨਾਲ _ਕੀ ਕਰਦਾ ਹੈ।੨੪। 

/ਟਥੋਂ ਨੂੰ ਗੰਰਤੂੱਪ/ਮਆਨ ਦੇ ਤੂੰਆ ਰੇਤ ਦੇ ਮੰਡ ਭੂਪ ਸੰਵਾਦ ਦੇ ੨੧੨ਵੇ' ਗਰੇੜ੍ਹ ਦੀ ਸਮਘਤਨ 

ਭਾ _ਡਭ _ਹੈ/ _2੧%੨/ 8025/ ਜਲਦਾ/ 

ਦੰਹਰਾ 

ਬੁੰਦੇਲ ਖੰਡ ਦੇ ਰਾਜੇ ਦਾ ਨਾਂ ਰੁਦੂ ਕੇਤੁ ਸੀ। ਉਹ ਰਾਤ ਦਿਨ, ਔਠੇ ਪਹਿਰ ਰੁਦੂ ਦੀ 
ਸੇਵਾ ਕਰਦਾ _ਸੀ।੧। 
ਜੱਪਣਾ 

ਉਸ ਦੀ ਪਤਨੀ ਦਾ ਨਾਮ ਕ੍ਰਿਤੁ ਕ੍ਰਿਤ ਮਤੀ ਸੀ। ਉਸ ਵਰਗੀ ਕੋਈ ਹੋਰ ਇਸਤਰੀ 
ਨਹੀਂ _ਸੀ। ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ ਅਤੇ ਆਪਣਾ ਮਨ ਉਸ ਦੇ ਹੱਥ ਵਿਚ ਦੇ 
ਦਿੱਤਾ ਸੀ।੨। 
ਦੰਹਰਾ 

ਉਸ _ਦੀ ਮਿਿਗਨੈਣੀ ਵਰਗੇ ਸਰੂਪ _ਵਾਲੀ ਇਕ ਪੁੱਤਰੀ _ਸੀ। _ਅਨੇਕ ਵੱਡੇ ਵੱਡੇ ਰਾਜੇ 
ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨ ਕਰ ਸਕੇ।੩। ਇੰਦੂ ਕੇਤੁ ਨਾਂ ਦਾ ਇਕ ਛਤ੍ਰੀ ਹੁੰਦਾ 
ਸੀ। ਚਛੁ ਮਤੀ ਨੇ ਉਸ ਨੂੰ ਵੇਖ ਲਿਆ ਅਤੇ ਆਪਣਾ ਮਨ ਕਢ ਕੇ ਤੁਰਤ ਉਸ ਨੂੰ ਵੇਚ 
ਦਿੱਤਾ।੪। 


ਤੀ 
੧੦੧ 


ਚੱਪਾਣ 

ਰਾਤ ਦਿਨ (ਉਹ) ਉਸ ਦਾ ਰੂਪ ਵੇਖਦੀ ਸੀ ਅਤੇ ਮਨ ਵਿਚ ਇਹੀ ਵਿਚਾਰ ਕਰਦੀ 
ਰਹਿੰਦੀ ਸੀ ਕਿ ਅਜਿਹੇ ਛੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ ਅਤੇ _ਕਾਮ-ਭੋਗ ਕਰ ਕੇ ਆਪਣੇ 
ਗਲੇ ਨਾਲ ਲਗਾਵਾਂ।੫। 

(ਉਸ ਨੇ) ਇਕ ਸਖੀ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਪ੍ਰੇਮੀ ਦੇ _ਘਰ 
ਭੇਜਿਆ। _ਸਖੀ ਉਸ ਨੂੰ ਤੁਰਤ ਲੈ ਕੇ ਆ ਗਈ ਅਤੇ ਲਿਆ ਕੇ ਕੁਮਾਰੀ ਨਾਲ ਮਿਲਾ 
ਦਿੱਤਾ।੬। 


ਮਨ _ਭਾਵੰਤ ਮੀਤ ਕੁਅਰਿ ਜਬ _ਪਾਇਯੋ। 

ਦ੍ਰਿੜ ਗਹਿ ਗਹਿ ਕਰ ਤਾ ਕੌ ਗਰੇ ਲਗਾਇਯੋ। 
ਅਧਰਨ ਕੋ ਕਰਿ ਪਾਨ ਸੁ ਆਸਨ ਬਹੁ _ਕੀਏ। 

ਹੋ _ ਜਨਮ ਜਨਮ ਕੇ ਸੋਕ ਬਿਸਾਰਿ ਸਭੈ ਦੀਏ। ੭। 
ਸਿਵ ਮੰਦਿਰ ਮੈ ਜਾਇ ਭੋਗ ਤਾ ਸੋ ਕਰੈ। 

ਮਹਾ ਰੁਦੂ ਕੀ ਕਾਨਿ ਨ ਕਛੁ ਚਿਤ ਮੈ ਧਰੈ। 

ਜ੍ਯੋ _ਜ੍ਯੋ ਜੁਰਕੈ ਖਾਟ ਸੁ _ਘੰਟ ਬਜਾਵਹੀ। 

ਹੋ ਪੂਰਿ ਤਵਨ ਧੁਨਿ ਰਹੈ ਨ ਜੜ ਕਛੁ ਪਾਵਹੀ। ੮। 


ਏਕ ਦਿਵਸ ਪੂਜਤ ਸਿਵ ਨ੍ਰਿਪ ਗਯੋ ਆਇ ਕੈ। 
ਸੁਤਾ ਸਹਚਰੀ ਪਿਤੁ ਪ੍ਰਤਿ ਦਈ ਉਠਾਇ ਕੈ। 
ਜਾਇ ਰਾਵ ਕੇ ਤੀਰ ਸਖੀ ਤੁਮ ਯੋ ਕਹੋ। 

ਹੋ ਹਮ ਪੂਜਾ ਹ੍ਯਾ ਕਰਤ ਘਰੀ ਦ੍ਰੈ ਤੁਮ ਰਹੌ। ੯। 


ਦੰਹਾਰਾ 
ਸੀ ਸਿਵ ਕੀ ਪੂਜਾ ਕਰਤ ਹਮਰੀ ਸੁਤਾ ਬਨਾਇ। 
ਘਰੀ ਦ੍ਰੈਕੂ ਹਮ ਬੈਠਿ ਹ੍ਯਾ ਬਹੁਰਿ ਪੂਜ ਹੈ ਜਾਇ। ੧0। 


ਚੱਪਾਣ 
ਉਤੈ ਮੀਤ ਤਿਨ _ਲਿਯੋ _ਬੁਲਾਈ। _ਕਾਮ _ਰੀਤਿ ਕਰਿ ਪ੍ਰੀਤੁਪਜਾਈ। 
ਕਰਿ ਕਰਿ ਕੁਵਤਿ ਸੇਜ _ਚਰਕਾਵੈ। ਏਕ ਹਾਥ ਤਨ _ਘੰਟ _ਬਜਾਵੈ। _੧੧। 


ਭਾਤਿ ਭਾਤਿ ਤਾ ਕੌ ਰਤਿ ਕੀਨੀ। ਨ੍ਰਿਪ ਜੜ ਧੁਨਿ ਘੰਟਾ ਕੀ ਚੀਨੀ। 
ਭੇਦ ਅਭੇਦ ਕਛੂ _ਨਹਿ ਪਾਯੋ। ਇਹ _ਦੁਹਿਤਾ ਕਸ _ਕਰਮ _ਕਮਾਯੋ। _੧੨। 


ਤਾ ਸੌ ਭੋਗ ਬਹੁਤ ਬਿਧਿ ਕੀਨੋ। _ਲਪਟਿ ਲਪਟਿ ਆਸਨ ਕਹ _ਦੀਨੋ। 
ਚੁੰਬਨ _ਆਲਿੰਗਨ ਕੀਨੇ _ਤਿਨ। ਭੇਦ ਨ ਲਹਿਯੋ ਮੂੜ _ਰਾਜੈ _ਇਨ। _੧੩। 
ਕਾਮ ਕੇਲ ਤਾ ਸੌ ਬਹੁ ਕਿਯੋ। ਬਹੁਰੋ ਛੋਰ ਦ੍ਰਾਰ ਕਹ ਦਿਯੋ। 


ਪਠੈ _ਸਹਚਰੀ ਪਿਤਾ _ਬੁਲਾਇਯੋ। _ਮਨ ਮੈ ਅਧਿਕ ਜਾਰ ਦੁਖ _ਪਾਯੋ। _੧੪। 


ਯਾ ਕੌ ਪਿਤਾ ਮੋਹਿ ਗਹਿ ਲੈਹੈ। ਬਹੁਰਿ ਹਮੈ ਜਮ ਪੁਰੀ ਪਠੈਹੈ। 
ਚਿੰਤਾਤੁਰ _ਥਰਹਰਿ _ਕੰਪਾਵੈ। _ਜ੍ਯੋ _ਕਦਲੀ _ਕਹ _ਬਾਤ _ਡੁਲਾਵੈ।੧੫। 


ਚਰਿਤ੍ਰ ਪਾਖਿਆਨ ੯ 
%7ਤਲ਼ 


ਮਨ ਭਾਉਂਦਾ ਮਿਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ ਤਾਂ ਚੰਗੀ ਤਰ੍ਹਾਂ ਫੜ ਫੜ ਕੇ 
ਉਸ ਨੂੰ ਗਲੇ ਨਾਲ _ਲਗਾਇਆ। ਹੋਠਾਂ ਨੂੰ ਚੂਸ _ਕੇ _ਬਹੁਤ ਆਸਣ _ਕੀਤੇ। (ਇਸ ਤਰ੍ਹਾਂ) 
ਜਨਮ _ਜਨਮਾਂਤਰਾਂ ਦੇ ਦੁਖ _ਦੂਰ _ਕਰ _ਦਿੱਤੇ।੭। 


(ਉਹ) ਸ਼ਿਵ ਮੰਦਿਰ ਵਿਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੀ। ਮਹਾ ਰੁਦੂ ਦੀ 
ਚਿਤ ਵਿਚ ਕੁਝ _ਵੀ ਪਰਵਾਹ _ਚਿਤ ਵਿਚ ਨ _ਧਰਦੀ। ਜਿਉ ਜਿਉਂ ਮੌਜੀ ਦੀ ਆਵਾਜ਼ 
ਨਿਕਲਦੀ, (ਉਹ) ਘੰਟੇ ਵਜਾਉਂਦੀ। (ਉਥੇ) ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਅਤੇ ਕੋਈ 
ਵੀ ਮੂਰਖ ਸਮਝ _ਨ _ਸਕਦਾ।੮। 

ਇਕ ਦਿਨ (ਉਨ੍ਹਾਂ ਦੁਆਰਾ) _ਸ਼ਿਵ-ਪੂਜਾ ਕਰਦਿਆਂ ਰਾਜਾ (ਉਥੇ) ਆ _ਗਿਆ। ਪੁੱਤਰੀ 
ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ। (ਉਸ ਨੇ ਕਿਹਾ--) ਹੇ ਸਖੀ! ਰਾਜੇ ਕੋਲ ਜਾ 
ਕੇ ਤੂੰ ਇਸ ਤਰ੍ਹਾਂ ਕਹੀਂ ਕਿ ਮੈਂ (ਕੁਮਾਰੀ) ਇਥੇ ਪੂਜਾ ਕਰ ਰਹੀ ਹਾਂ, (ਇਸ ਲਈ ਅਜੇ) 
ਤੁਸੀਂ ਦੋ ਘੜੀਆਂ ਰੁਕ _ਜਾਓ।੯। 
ਦੰਹਰਾ” 

(ਰਾਜੇ ਨੇ ਕਿਹਾ--) ਸਾਡੀ ਪੁੰਤਰੀ ਸ਼ਿਵ ਜੀ ਦੀ ਪੂਜਾ ਕਰ ਰਹੀ ਹੈ। (ਇਸ ਲਈ) ਦੋ 
ਘੜੀਆਂ _ਇਥੇ _ਬੈਠ _ਕੇ ਫਿਰ ਅਸੀਂ ਪੂਜਾ ਲਈ _ਜਾਵਾਂਗੇ।੧0। 
ਚੱਪਾਣ 

ਉਧਰ _ਉਸ (ਕੁਮਾਰੀ) ਨੇ ਮਿਤਰ ਨੂੰ ਬੁਲਾ ਲਿਆ ਅਤੇ ਕਾਮ-ਕ੍ਰੀੜਾ ਕਰ ਕੇ ਪ੍ਰੀਤ ਨੂੰ 
ਪਰਗਟ _ਕੀਤਾ। ਜ਼ੋਰ _('ਕੁਵਤਿ”) ਨਾਲ _(ਘਰਸ਼ਣ ਕਰਨ ਤੇ) ਮੌਜੀ ਚਰ _ਚਰ _ਕਰਨ _ਲਗੀ 
(ਅਤੇ ਕੁਮਾਰੀ) ਇਕ ਹੱਥ _ਨਾਲ ਘੰਟਾ ਵਜਾਉਣ ਲਗੀ (ਤਾਂ ਜੋ ਮੌਜੀ ਦੀ ਆਵਾਜ਼ ਸੁਣਾਈ 
ਨ ਦੇਵੇ)।੧੧। 

ਉਸ ਨੇ ਕਈ ਢੰਗਾਂ ਨਾਲ _ਰਤੀ-ਕ੍ਰੀੜਾ _ਕੀਤੀ। ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ 
ਧੁਨੀ ਸਮਝਿਆ। (ਉਸ ਨੇ) ਭੇਦ ਅਭੇਦ ਕੁਝ ਨ ਜਾਣਿਆ ਕਿ ਇਸ ਪੁੱਤਰੀ ਨੇ ਕਿਹੋ ਜਿਹਾ 
ਕਰਮ ਕਮਾਇਆ ਹੈ।੧੨। 

ਉਸ ਨਾਲ ਬਹੁਤ ਤਰ੍ਹਾਂ ਦਾ ਭੋਗ _ਕੀਤਾ ਅਤੇ _ਲਿਪਟ _ਲਿਪਟ _ਕੇ ਆਸਣ ਦਿੱਤੇ। 
ਉਨ੍ਹਾਂ _ਨੇ _ਚੁੰਬਨ ਅਤੇ _ਆਲਿੰਗਨ _ਕੀਤੇ ਅਤੇ ਇਸ _ਮੂਰਖ ਰਾਜੇ ਨੇ _ਭੇਦ ਨ __ਜਾਣਿਆ।੧੩। 


ਉਸ ਨਾਲ (ਕੁਮਾਰੀ ਨੇ) ਬਹੁਤ _ਕਾਮ-ਕ੍ਰੀੜੀ _ਕੀਤੀ। _ਫਿਰ ਦਰਵਾਜ਼ਾ ਖੋਲ੍ਹ _ਦਿੱਤਾ। 
ਸਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ। (ਜਿਸ ਕਰ ਕੇ) ਯਾਰ ਨੇ ਮਨ ਵਿਚ ਬਹੁਤ ਦੁਖ 
ਪਾਇਆ।੧੪। 

(ਯਾਰ _ਮਨ ਵਿਚ ਸੋਚਣ ਲਗਿਆ ਕਿ) ਇਸ ਦਾ ਪਿਤਾ ਮੈਨੂੰ ਪਕੜ ਲਵੇਗਾ ਅਤੇ 
ਫਿਰ ਮੈਨੂੰ _ਯਮਲੋਕ ਭੇਜ _ਦੇਵੇਗਾ। ਚਿੰਤਾਵਾਨ ਹੋ_ ਕੇ ਥਰ ਥਰ _ਕੰਬਣ ਲਗਾ ਜਿਵੇਂ ਕੇਲੇ ਦੇ 
ਬੂਟੇ ਨੂੰ ਹਵਾ _ਹਿਲਾਉਂਦੀ _ਹੈ।੧੫। 


ਸ਼ਾਰ ਲਾਲਾ 
ਚੱਪਾਣ? 

ਮੋਰੇ ਪ੍ਰਾਨ ਰਾਖਿ ਅਬ ਲੀਜੈ। _ਨਾਹਕ ਮੁਹਿ ਨ ਅਜਾਏ ਕੀਜੈ। 

ਮੋਰੋ_ਮੂੰਡਿ ਕਾਟ ਨ੍ਰਿਪ ਦੈਹੈ। _ਕਾਪਰਦੀ ਕੇ ਕੰਠ ਚੜੈਹੈ। ੧੬। 


ਨੁਤਾ ਲਾਲਾ 
ਚੱਪਣਾ 

ਤਿਨ ਕਹਿਯੋ ਤਰੂਨ ਨ ਚਿੰਤਾ ਕਰੋ। ਧੀਰਜ ਚਿਤ ਆਪਨੇ ਧਰੋ। 

ਤੇਰੋ ਅਬ ਮੈ ਪ੍ਰਾਨ ਉਬਰਿਹੌ। ਪਿਤ ਹੇਰਤ ਤੋ ਕੌ ਪਤਿ ਕਰਿਹੌ। ੧੭। 


ਆਪ ਪਿਤਾ ਤਨ ਜਾਇ ਉਚਰੀ। ਮੋ ਪਰ ਕ੍ਰਿਪਾ ਅਧਿਕ ਸਿਵ _ਕਰੀ। 
ਨਿਜੁ ਕਰ ਪਕਰਿ ਮੋਹਿ ਪਤਿ ਦੀਨੋ। ਹਮ ਪਰ ਅਧਿਕ ਅਨੁਗੁਹ _ਕੀਨੋ। ੧੮। 


ਚਲਹੁ _ਪਿਤਾ ਤਹ ਤਾਹਿ ਦਿਖਾਊ। ਤਾ ਸੌ ਬਹੁਰਿ ਸੁ _ਬ੍ਯਾਹ _ਕਰਾਊ। 
ਬਾਹਿ ਪਕਰਿ ਰਾਜਾ ਕੌ ਲੁਯਾਈ। ਆਨਿ ਜਾਰ ਸੌ ਦਿਯੋ ਦਿਖਾਈ। _੧੯। 


ਧੰਨ੍ਯ ਧੰਨ੍ਯ ਤਾ ਕੌ ਪਿਤੁ ਕਹਿਯੋ। ਕਰ ਸੌ ਕਰਿ ਦੁਹਿਤਾ ਕੌ ਗਹਿਯੋ। 
ਕ੍ਰਿਪਾ ਕਟਾਛ ਅਧਿਕ ਸਿਵ ਕੀਨੋ। ਤਾ ਤੇ ਬਰ ਉਤਮ ਤੁਹਿ ਦੀਨੋ। _੨0। 


ਤੁਮ ਪਰ ਕ੍ਰਿਪਾ ਜੁ ਸਿਵ ਜੂ ਕੀਨੀ। ਹਮਹੂੰ ਆਜੁ ਤਾਹਿ ਤੁਹਿ ਦੀਨੀ। 
ਬੋਲਿ ਦਿਜਨ ਕਹ ਬ੍ਯਾਹ _ਕਰਾਯੋ। _ਭੇਦ ਅਭੇਦ ਮੂੜ _ਨਹਿ_ਪਾਯੋ। _੨੧। 


ਦੰਹਰਾ 
ਇਹ ਚਰਿਤ੍ਰ ਤਹ _ਚੰਚਲਾ _ਬ੍ਯਾਹ ਜਾਰ ਸੋ ਕੀਨ। 
ਪਿਤੁ ਹੂੰ ਲੈ ਤਾ ਕੋ ਦਈ ਸਕ੍ਯੋ ਨ ਛਲ ਜੜ _ਚੀਨ। ੨੨। ੧। 
/ਇੱਤਾ ਗੰ ਯਾਰੇਤਹ ਪਲ੍ਯਾਨੇ /ਤੂਆ ਗਾਰ ਨੰਨੀ ਭੂਪ ਸੰਝਾਦੇ ਦੋਇ ਸੌ ਤੋਰਹਾ ਯਾੰਰਤਹ ਸਆਪਤਨਆ 
ਮਤ ਨਭ#ਆ ਸਤ ੨੧੨੩/ ੪7੮੬7 ਅ%ਫਹੀ/ 
ਚੱਪਣਾ 
ਚਾਂਦਾ ਸਹਿਰ ਬਸਤ ਜਹ _ਭਾਰੋ। ਧਰਨੀ ਤਲ ਮਹਿ ਅਤਿ ਉਜਿਯਾਰੋ। 
ਬਿਸੁਨ ਕੇਤੁ ਰਾਜਾ ਤਹ ਰਹਈ। ਕਰਮ ਧਰਮ ਸੁਚਿ ਬ੍ਰਤ ਖਗ _ਕਹਈ। ੧। 


ਸ੍ਰੀ ਬੁੰਦੇਲ ਮਤੀ ਤਾ ਕੀ ਤ੍ਰਿਯ। ਜਾ ਮਹਿ ਬਸਤ ਸਦਾ ਨ੍ਰਿਪ ਕੋ _ਜਿਯ। 
ਸ੍ਰੀ ਗੁਲਜਾਰ ਮਤੀ ਦੁਹਿਤਾ ਤਿਹ। ਕਹੂੰ ਨ ਤਰੁਨਿ ਜਗਤ ਸੈ ਸਮ ਜਿਹ। ੨। 


ਚਰਿਤ੍ਰ ਪਾਖਿਆਨ ੧੧ 


ਯਾਰ ਨੇ /ਕੈਹਾ-- 
ਚੱਪਾਣ 

ਹੁਣ ਮੇਰੀ ਜਾਨ ਬਚਾ ਲੈ ਅਤੇ ਮੈਨੂੰ ਵਿਅਰਥ ਵਿਚ ਨ ਖ਼ਤਮ _ਕਰਵਾ। _ਮੇਰਾ ਸਿਰ 
ਰਾਜਾ ਕਟ ਦੇਵੇਗਾ ਅਤੇ ਸ਼ਿਵ _('ਕਾਪਰਦੀ”) ਦੇ ਗਲੇ ਵਿਚ ਪਾ ਦੇਵੇਗਾ।੧੬। 
ਪੱਤਗਾੰ ਨੰ _/ਕਹਾ-- 
ਚੱਪਾਣ 

ਉਸ ਨੇ ਕਿਹਾ--ਹੇ ਨੌਜਵਾਨ ! ਚਿੰਤਾ ਨ __ਕਰ। ਆਪਣੇ ਚਿਤ ਵਿਚ ਧੀਰਜ _ਧਾਰਨ 
ਕਰ। ਮੈਂ ਹੁਣ ਤੇਰੇ ਪ੍ਰਾਣ ਬਚਾਉਂਦੀ ਹਾਂ ਅਤੇ _ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ 
(ਵਜੋ ਗ੍ਰਹਿਣ) ਕਰਦੀ _ਹਾਂ।੧੭। 

ਆਪ (ਕੁਮਾਰੀ) ਪਿਤਾ ਕੋਲ ਜਾ ਕੇ ਕਹਿਣ ਲਗੀ ਕਿ ਮੇਰੇ ਉਤੇ ਸ਼ਿਵ ਜੀ ਨੇ ਬਹੁਤ 
ਕ੍ਰਿਪਾ ਕੀਤੀ ਹੈ। ਆਪਣੇ ਹੱਥ ਨਾਲ ਪਕੜ ਕੇ ਮੈਨੂੰ ਪਤੀ ਦਿੱਤਾ ਹੈ ਅਤੇ ਮੇਰੇ ਉਤੇ ਬਹੁਤ 
ਮਿਹਰ ਕੀਤੀ ਹੈ।੧੮। 

ਹੈ ਪਿਤਾ ਜੀ! ਚਲੋ, _ਉਹ ਤੁਹਾਨੂੰ ਵਿਖਾਉਂਦੀ ਹਾਂ 
ਕਰਵਾਉਂਦੀ _ਹਾਂ। (ਉਹ) ਬਾਂਹ ਪਕੜ ਕੇ ਰਾਜੇ ਨੂੰ ਲੈ 
ਮਿਤਰ ਵਿਖਾ ਦਿੱਤਾ।੧੯। 

ਪਿਤਾ ਨੇ ਉਸ ਨੂੰ ਧੰਨ ਧੰਨ ਕਿਹਾ ਅਤੇ ਆਪਣੇ ਹੱਥ _ਨਾਲ ਪੁੱਤਰੀ ਦਾ ਹੱਥ ਪਕੜ 
ਲਿਆ। (ਰਾਜੇ ਨੇ ਕਿਹਾ--) ਸ਼ਿਵ ਜੀ ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਇਸ ਲਈ 
ਤੈਨੂੰ ਉਤਮ _ਵਰ ਦਿੱਤਾ _ਹੈ।੨0। 

ਤੇਰੇ ਉਤੇ ਸ਼ਿਵ ਜੀ ਨੇ ਜੋ ਕ੍ਰਿਪਾ ਕੀਤੀ ਹੈ, (ਇਸ ਵਾਸਤੇ) ਅਜ ਮੈ ਤੈਨੂੰ ਉਸੇ ਨੂੰ 
ਸੌਂਪਦਾ ਹਾਂ। (ਰਾਜੇ ਨੇ) ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ। ਮੂਰਖ (ਰਾਜਾ) ਭੇਦ 
ਅਭੇਦ ਨੂੰ ਨ ਪਾ _ਸਕਿਆ।੨੧। 
ਦੰਹਰਾ” 


ਇਸ ਚਰਿਤੁ ਨਾਲ ਉਸ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ। ਪਿਤਾ ਨੇ ਹੀ ਲ। 
ਕੇ ਉਸ ਨੂੰ ਦੇ ਦਿੱਤਾ। (ਉਹ) ਮੂਰਖ ਛਲ ਨੂੰ ਸਮਝ _ਨ __ਸਕਿਆ।੨੨। 


/ਏਥੋਂ ਗੰ ਗੰਰੇਤੂੰੱਪ/ਮਆਨ ਦੇ ਤੂਆ ਲਾਰੇਤਹ ਦੇ ਮੰਤ ਭੁਖ ਸੰਵਾਦ ਦੇ =੧ੜਵੇ'` ਗਾਰੇੜ੍ਹ ਦੀ ਸਆਘਤਨ 
ਭਾ ਲਭ ਹੈ/ _25੨/ 8/7੯੬/ ਲਲਦਾ/ 

ਚੱਪਲਾਂ 

ਜਿਥੇ ਚਾਂਦਾ ਨਾਂ ਦਾ ਵੱਡਾ ਸ਼ਹਿਰ ਵਸਦਾ ਸੀ (ਅਤੇ ਜੋ) ਧਰਤੀ ਉਤੇ ਬਹੁਤ ਪੁਸਿੱਧ 
ਸੀ। ਉਥੇ _ਬਿਸਨ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ_ਜੋ ਕਰਮ, ਧਰਮ, ਪਵਿਤੁਤਾ, ਬੁਤ _ਅਤੇ 
ਤਲਵਾਰ _ਵਿਚ ਪ੍ਰਬੀਨ _ਸੀ।੧। 

ਬੁੰਦੇਲ ਮਤੀ ਨਾਂ ਦੀ ਉਸ ਦੀ ਇਸਤਰੀ ਸੀ ਜਿਸ ਵਿਚ ਰਾਜੇ ਦਾ ਮਨ ਸਦਾ 
ਸਮਾਇਆ ਹੋਇਆ ਸੀ। ਉਸ ਦੀ ਪੁੱਤਰੀ ਦਾ ਨਾਂ ਗੁਲਜ਼ਾਰ ਮਤੀ ਸੀ, ਜਿਸ ਵਰਗੀ ਸੰਸਾਰ 
ਵਿਚ _ਕੋਈ ਮੁਟਿਆਰ ਨਹੀਂ __ਸੀ।੨। 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ” 
ਤਿਨ ਇਕ _ਤਰੁਨ ਬਿਲੋਕਿਯੋ ਅਮਿਤ ਰੂਪ _ਕੀ_ਖਾਨਿ। 
ਲੀਨੋ ਸਦਨ ਬੁਲਾਇ ਕੈ ਰਮਤ ਭਈ ਰੁਚਿ ਮਾਨਿ। ੩। 


ਚੱਪਲਾਂ 


ਤਾ ਸੋ ਲਪਟਿ ਕਰਤ ਰਸ ਭਈ। ਗ੍ਰਿਹ ਕੀ ਸੁਧਿ ਸਭਹੂੰ ਤਜਿ ਦਈ। 
ਨਿਸ ਦਿਨ ਤਾ ਸੌ ਭੋਗ ਕਮਾਵੈ। ਲਪਟਿ ਲਪਟਿ ਤਾ ਕੇ ਉਰ ਜਾਵੈ। ੪। 


ਦੰਹਰਾ 
ਤਰੁਨ ਪੁਰਖ _ਤਰੁਨੀ _ਤਰੁਨ ਬਾਂਢੀ ਪ੍ਰੀਤਿ ਅਪਾਰ। 
ਲਪਟਿ ਲਪਟਿ ਆਸਨ ਕਰੈ ਹੇਰਿ ਹੇਰਿ ਮੁਖ ਯਾਰ। ੫। 


ਚੱਪਲਾਂ 
ਰੈਨਿ ਦਿਵਸ ਤਾ ਸੌ ਰਤਿ ਕਰੈ। ਮਾਤ ਪਿਤਾ ਤੈ ਚਿਤ ਮੈ ਡਰੈ। 
ਪਿਯ ਮੁਹਿ ਕਹਿਯੋ ਸੈਗਿ ਕਰ _ਲੀਜੈ। _ਅਵਰੈ ਦੇਸ _ਪਯਾਨੋ _ਕੀਜੈ। ੬। 


ਦੂ ਬਾਜਨ ਆਰੂੜਿਤ ਹ੍ਹੈਹੈਂ। ਪਿਤੁ ਕੋ ਸਕਲ _ਖਜਾਨ ਲੈਹੈਂ। 


ਵੇ 


ਮਨ ਭਾਵਤ ਤੋ ਸੌ ਰਤਿ ਕਰਿ ਹੋ। ਸਕਲ ਦੂਪ ਕੰਦੂਪ ਕੇ ਹਰਿ ਹੋ। ੭। 


ਭਲੀ ਭਲੀ ਤਬ ਤਾਹਿ ਬਖਾਨ੍ਯੋ। ਤਾ ਕੋ ਬਚਨ _ਸਤ੍ਯ _ਕਰਿ_ਮਾਨ੍ਯੋ। 
ਪਿਤੁ ਕੋ _ਲੇਤ ਖਜਾਨਾ ਭਈ। _ਚਾਂਦਾ ਛੋਰਿ ਦਛਿਨਹਿ ਗਈ। _੮। 


ਲੇਖਤ ਇਹੈ ਭਵਨ ਮੈ ਭਈ। ਹੋ ਤੀਰਥ ਨ੍ਹੈਬੇ ਕੋ ਗਈ। 
ਮਿਲਿਹੋ ਤੁਮੈ ਜਿਯਤ ਜੋ ਆਈ। ਜੋ ਮਰਿ ਗਈ ਤ ਰਾਮ ਸਹਾਈ। ੯। 


ਗ੍ਰਹਿ ਕੋ ਸਕਲ ਦਰਬੁ ਸੰਗ ਲੈ ਕੈ। ਉਧਰਿ ਚਲੀ ਤਾ ਸੌ ਹਿਤ ਕੈ ਕੈ। 
ਲਪਟਿ ਲਪਟਿ ਤਾ ਸੋ ਰਤਿ ਕਰੈ। ਦੂਪ ਕੰਦੂਪ ਕੋ ਸਭ ਹੀ ਹਰੈ। ੧0। 


ਬੀਤਤ _ਬਰਖ ਬਹੁਤ ਜਬ _ਭਏ। ਸਭ ਹੀ ਖਾਇ ਖਜਾਨੋ _ਗਏ। 
ਭੂਖੀ ਮਰਨ _ਤਰੁਨਿ ਜਬ _ਲਾਗੀ। _ਤਬ _ਹੀ_ਛੋਰਿ ਪ੍ਰੀਤਮਹਿ _ਭਾਗੀ। _੧੧। 


੭%/ਤਲ 
ਬਹੁਰਿ ਸਹਿਰ ਜਾਂਦਾ ਮੈ ਪਹੁਚੀ ਆਇ ਕੈ। 
ਮਾਤ _ਪਿਤਾ ਕੇ ਪਗਨ ਰਹੀ ਲਪਟਾਇ ਕੈ। 
ਮੈ ਜੁ ਤੀਰਥਨ ਧਰਮ _ਕਰਿਯੋ _ਸੋ_ਲੀਜਿਯੈ। 
ਹੋ ਅਰਧ ਪੁੰਨ੍ਯ ਦੈ ਮੋਹਿ _ਅਸੀਸਾ _ਦੀਜਿਯੈ। _੧੨। 


ਚਰਿਤ੍ਰ ਪਾਖਿਆਨ ੧੩ 


ਨੇ ਅਪਾਰ 
ਬੁਲਾ ਕੇ ਰੁਚੀ ਪੁਰਵਕ ਉਸ _ਨਾਲ _ਰਮਣ _ਕੀਤਾ।੩। 


ਉਸ ਨਾਲ _ਲਿਪਟ _ਕੇ ਆਨੰਦ ਲੈਣ ਲਗੀ ਅਤੇ _ਘਰ _ਦੀ ਸਭ ਸੁੱਧ ਬੁੱਧ _ਭੁਲਾ 
ਦਿੱਤੀ। ਰਾਤ ਦਿਨ ਉਸ ਨਾਲ ਭੋਗ ਕਰਦੀ ਅਤੇ ਉਸ ਨੂੰ ਲਿਪਟ _ਲਿਪਟ ਕੇ ਗਲੇ ਨਾਲ 
ਲਗਾਉ 'ਦੀ।੪। 
ਦੰਹਰਾ” 


ਜਵਾਨ ਮਰਦ ਅਤੇ ਜਵਾਨ ਔਰਤ (ਹੋਣ _ਕਰ ਕੇ ਦੋਹਾਂ ਵਿਚ) ਬਹੁਤ ਅਧਿਕ ਪ੍ਰੀਤ 
ਵੇਖ ਕੇ ਲਿਪਟ ਲਿਪਟ ਕੇ ਆਸਣ _ਕਰਦੀ।੫। 


ਰਾਤ ਦਲ ਉਸ ਨਾਲ _ਰਤੀ-ਕੀੜਾ ਕਰਦੀ, ਪਰ ਚਿਤ ਵਿਚ ਮਾਤਾ ਪਿਤਾ ਤੋਂ ਡਰਦੀ 
ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ ਕਿਸੇ ਹੋਰ ਦੇਸ ਵਲ 


(ਅਸੀਂ) ਦੋ ਘੋੜਿਆਂ ਉਤੇ ਸਵਾਰ ਹੋਵਾਂਗੇ ਅਤੇ ਪਿਤਾ ਦਾ ਸਾਰਾ ਖ਼ਜ਼ਾਨਾ ਲੈ ਜਾਵਾਂਗੇ। 
ਤੇਰੇ ਨਾਲ _ਮਨ _ਭਾਉਂਦੀ _ਰਤੀ-ਕ੍ਰੀੜਾ ਕਰਾਂਗੀ, ਜਿਸ _ਨਾਲ _ਕਾਮ ਦੇਵ ਦਾ ਸਾਰਾ ਹੰਕਾਰ 
ਨਸ਼ਟ ਕਰ _ਦਿਆਂਗੀ। ੭। 

ਤਦ (ਯਾਰ ਨੇ ਪ੍ਰੇਮਿਕਾ ਦੀ ਗੱਲ ਸੁਣ ਕੇ) ਉਸ ਨੂੰ ਚੰਗੀ ਚੰਗੀ ਕਿਹਾ ਅਤੇ ਉਸ ਦੇ 
ਬੋਲਾਂ ਨੂੰ ਸਚ _ਕਰ ਕੇ ਮੰਨ _ਲਿਆ। (ਉਸ ਨੇ) ਪਿਤਾ ਦਾ ਖਜ਼ਾਨਾ _ਹਥਿਆ ਲਿਆ ਅਤੇ 
ਚਾਂਦਾ ਨਗਰ ਨੂੰ ਛਡ ਕੇ ਦੱਖਣ ਵਲ ਚਲੀ ਗਈ।੮। 

ਘਰ ਵਿਚ ਇਹ ਲਿਖ ਕੇ ਛਡ ਗਈ ਕਿ ਮੈਂ ਤੀਰਥ ਇਸ਼ਨਾਨ ਕਰਨ _ਚਲੀ_ਹਾਂ। ਜੇ 
ਜੀਉਂਦੀ ਪਰਤੀ ਤਾਂ ਤੁਹਾਨੂੰ `ਆ ਮਿਲਾਂਗੀ। _ਜੇ ਮਰ _ਗਈ ਤਾਂ ਰਾਮ _ਬਹੁੜੀ _ਕਰਨਗੇ।੯। 

ਘਰ ਦੀ ਸਾਰੀ ਦੌਲਤ ਨਾਲ ਲੈ ਕੇ ਉਸ ਨਾਲ ਪ੍ਰੇਮ ਕਰ ਕੇ ਉਧਲ ਕੇ ਚਲੀ ਗਈ। 
ਲਿਪਟ _ਲਿਪਟ ਕੇ ਉਸ _ਨਾਲ _ਰਤੀ-ਕ੍ਰੀੜਾ ਕਰਦੀ ਅਤੇ ਕਾਮ _ਦੇਵ ਦਾ ਸਾਰਾ ਹੰਕਾਰ ਦੂਰ 
ਕਰ ਦਿੰਦੀ।੧0। 

ਜਦ ਬਹੁਤ ਸਾਲ ਲੰਘ ਗਏ ਅਤੇ ਸਾਰਾ ਖਜ਼ਾਨਾ ਖਾ ਲਿਆ। ਜਦ ਇਸਤਰੀ ਭੁਖੀ 
ਮਰਨ ਲਗੀ, _ਤਦ ਪ੍ਰੀਤਮ ਨੂੰ ਛਡ _ਕੇ ਭਜ ਪਈ।੧੧। 


੭%/ਤਲ 


ਫਿਰ ਚਾਂਦਾ ਨਗਰ ਵਿਚ _ਆ ਪਹੁੰਚੀ ਅਤੇ _ਮਾਤਾ _ਪਿਤਾ ਦੇ ਚਰਨਾਂ ਨਾਲ _ਲਿਪਟ 
ਗਈ। (ਕਹਿਣ ਲਗੀ) ਮੈਂ _ਜੋ ਤੀਰਥਾਂ ਉਤੇ ਧਰਮ ਕਰਮ ਕੀਤਾ ਹੈ, ਉਸ ਨੂੰ (ਤੁਸੀਂ) ਲਵੋ। 
ਅਤੇ _(ਉਸ ਦਾ) ਅੱਧਾ ਪੁੰਨ ਮੈਨੂੰ ਦੇ ਕੇ ਅਸੀਸ _ਦਿਉ।੧੨। 


ਸੀ _ਦਸਮ-ਗ੍ਰੰਥ _ਸਾਹਿਬ 


ਸੁਨਿ ਸੁਨਿ ਐਸੇ ਬਚਨ _ਰੀਝਿ ਰਾਜਾ ਰਹਿਯੋ। 

ਧੰਨ੍ਯ _ਧੰਨ੍ਯ _ਦੁਹਿਤਾ ਕੋ ਨਾਰਿ ਸਹਿਤ _ਕਹਿਯੋ। 

ਤੀਰਥ ਸਕਲ _ਅਨ੍ਹਾਇ ਮਿਲੀ ਮੁਹਿ ਆਇ ਕੈ। 

ਹੋ ਜਨਮ ਜਨਮ ਕੇ _ਪਾਪਨ ਦਯੋ _ਮਿਟਾਇ ਕੈ। ੧੩। 
ਦੰਹਾਰਾ 

ਭੋਗ ਪ੍ਰਥਮ ਕਰਿ ਜਾਰ ਤਜ ਤਹੀ ਪਹੂਚੀ ਆਇ। 

ਭੇਦ ਮੂੜ ਨ੍ਰਿਪ ਨ ਲਹਿਯੋ ਲਈ ਗਰੇ ਸੌ _ਲਾਇ। ੧੪। ੧। 


/ਏਤਾ ਹਾੰ ਗਾਰੇਤ੍ਰ ਖਲੂਯਾਨੋ ਤਰਲਾ ਲਾਰੇਤ੍ਹਂ ਅਤੀ ਭੂਪ ਸੰਭਾਦੇ ਦੋਇ ਯੌ ਲੱਦਲ ਲਾਹ ਜ਼ਮਪਤਨ 


ਮਤੁ _ਨਭਨ ਸਤ? _੨੧5/ 859%7/ %ਠਲੂੰ/ 
ਦੰਹਰਾ 
ਦਛਿਨ ਕੋ ਰਾਜਾ ਬਡੋ _ਸੰਭਾ ਨਾਮ ਸੁ _ਬੀਰ। 
ਔਰੰਗ ਸਾਹ _ਜਾ_ਸੋ ਸਦਾ ਲਰਤ ਰਹਤ ਰਨਧੀਰ। _੧। 
ਚੱਪਲਾਂ 


ਸੰਭਾ ਪੁਰ ਸੁ ਨਗਰ ਇਕ _ਤਹਾ। ਰਾਜ ਕਰਤ ਸੰਭਾ ਜੂ _ਜਹਾ। 


ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ। ਪਰੀ ਸਮਾਨ ਸੁਤਾ ਗ੍ਰਿਹ ਤਾ ਕੈ। ੨। 


ਜਬ _ਸੰਭਾ ਤਿਹ ਰੂਪ ਨਿਹਾਰਿਯੋ। ਇਹੈ ਆਪਨੇ ਚਿਤ _ਬਿਚਾਰਿਯੋ। 
ਯਾ ਕੌ ਭਲੀ ਭਾਤਿ ਗਹਿ ਤੋਰੋ। ਬ੍ਰਾਹਮਨੀ ਹਮ ਨ ਕਛੁ ਛੋਰੋ। ੩। 


ਏਕ _ਸਹਿਚਰੀ ਤਹਾ _ਪਠਾਈ। _ਤਰੁਨਿ _ਕੁਅਰਿ ਤਨ ਬਾਤ _ਜਤਾਈ। 
ਆਜੁ ਨ੍ਰਿਪਤਿ ਕੇ ਸਦਨ _ਸਿਧਾਰੋ। ਲਪਟਿ _ਲਪਟਿ ਤਿਹ ਸੰਗ _ਬਿਹਾਰੋ। _੪। 


ਤਰੁਨਿ ਕੁਅਰਿ ਮਨ ਮੈ ਯੌ ਕਹੀ। ਹਮਰੀ ਬਾਤ ਧਰਮ ਕੀ _ਰਹੀ। 
ਹਾ ਭਾਖੌ ਤੌ ਧਰਮ _ਗਵਾਊ। ਨਾਹਿ ਕਰੇ ਬਾਧੀ ਘਰ ਜਾਊ। ੫। 


ਤਾ ਤੇ ਜਤਨ ਐਸ ਕਛੁ _ਕਰਿਯੈ। ਧਰਮ ਰਾਖਿ ਮੂਰਖ ਕਹ ਮਰਿਯੈ। 
ਨਾਹਿ ਨਾਮ ਪਾਪੀ ਸੁਨਿ _ਲੈਹੈ। _ਖਾਟਿ ਉਠਾਇ ਮੰਗਾਇ ਪਠੈਹੈ। ੬। 


ਤਬ _ਤਿਨ _ਕਹਿਯੋ ਬਚਨ _ਸਹਚਰਿ ਸੁਨਿ। ਪੂਜਨ ਕਾਲਿ _ਜਾਊਗੀ ਮੈ ਮੁਨਿ। 
ਤਹ ਹੀ ਆਪ ਨ੍ਰਿਪਤਿ ਤੁਮ ਐਯਹੁ। _ਕਾਮ ਭੋਗ ਮੁਹਿ ਸਾਥ _ਕਮੈਯਹੁ। _੭। 


ਭੋਰ ਭਯੋ ਪੂਜਨ ਸਿਵ ਗਈ। ਨਿਿਪਹੂੰ ਤਹਾ _ਬੁਲਾਵਤ _ਭਈ। 
ਉਤੈ _ਦੁਸਮਨਨ ਦੂਤ _ਪਠਾਯੋ। _ਸੰਭਹਿ ਮ੍ਰਿਤੁ ਸ੍ਰਾਨ ਕੀ ਘਾਯੋ। _੮। 


ਚਰਿਤ੍ਰ ਪਾਖਿਆਨ ੧੫ 


ਇਸ ਤਰ੍ਹਾਂ ਦੇ ਬੋਲ ਸੁਣ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ ਅਤੇ (ਆਪਣੀ) ਇਸਤਰੀ 
ਸਹਿਤ ਪੁੱਤਰੀ ਨੂੰ ਧੰਨ ਧੰਨ _ਕਿਹਾ। (ਇਹ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਕੇ ਮੈਨੂੰ 
ਆ ਕੇ ਮਿਲੀ ਹੈ (ਅਤੇ ਮੇਰੇ) ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ।੧੩। 


ਦੰਹਰਾ” 
ਪਹਿਲਾਂ ਯਾਰ ਨਾਲ ਭੋਗ ਕਰ ਕੇ (ਫਿਰ) ਉਸ ਨੂੰ ਛਡ ਕੇ (ਆਪਣੇ ਘਰ) ਆ 
ਪਹੁੰਚੀ। _ਮੂਰਖ _ਰਾਜੇ ਨੇ _ਭੇਦ _ਨ__ਸਮਝਿਆ ਅਤੇ ਗਲੇ _ਨਾਲ ਲਗਾ __ਲਿਆ।੧੪। 


/ਏਥੋਂ ਗੰ ਲਾਰਤੂੰਪ/ਮਆਨ ਦੇ ਤੰਆ ਲਾਰਤੂ ਦੇ ਮੰਡੀ ਝੂਪ ਸੰਵਾਦ ਦੇ ੨੧#ਵੋ' ਲਾਂਰਤਹ ਦੀ ਸਮਪਤੀ 
ਭਾ ਲਭ _ਹੰ/ _25#/ 8550/ ਚਲਦਾ? 


ਦੰਹਰਾ 

ਸੰਭਾ ਨਾਂ ਦਾ ਦੱਖਣ ਦਾ ਇਕ ਵੱਡਾ ਸੂਰਮਾ ਰਾਜਾ ਸੀ ਜਿਸ ਨਾਲ ਔਰੰਗਜ਼ੇਬ _ਦੀ 
ਸਦਾ ਲੜਾਈ _ਭਿੜਾਈ ਹੁੰਦੀ ਰਹਿੰਦੀ __ਸੀ।੧। 
ਜੱਪਣਾ 


ਉਥੇ ਇਕ ਸੰਭਾ ਪੁਰ ਨਾਂ ਦਾ ਨਗਰ ਸੀ ਜਿਥੇ ਸੰਭਾ ਜੀ ਰਾਜ ਕਰਦਾ ਸੀ। ਉਸ ਦੇ 
ਘਰ _ਇਕ _ ਸ਼ਿਰੋਮਣੀ ('ਕਲਸ”) ਕਵੀ ਰਹਿੰਦਾ ਸੀ, ਜਿਸ ਦੇ ਘਰ ਪਰੀ _ਵਰਗੀ ਪੁੱਤਰੀ 
ਸੀ।੨। 

ਜਦ ਸੰਭਾ ਨੇ ਉਸ ਦਾ ਰੂਪ ਵੇਖਿਆ ਤਾਂ ਆਪਣੇ ਚਿਤ ਵਿਚ ਇਸ ਤਰ੍ਹਾਂ ਵਿਚਾਰ 
ਕੀਤਾ। ਇਸ ਨੂੰ (ਮੈਂ) ਚੰਗੀ ਤਰ੍ਹਾਂ ਪਕੜ ਕੇ _ਤੋੜਾਂਗਾ _(ਅਰਥਾਤ-- _ਕਾਮ-ਭੋਗ ਵਿਚ _ਥਕਾ 
ਦਿਆੰਗਾ)। ਬ੍ਰਾਹਮਣੀ ਹੋਣ ਤੇ ਵੀ ਮੈਂ (ਇਸ ਨੂੰ) ਬਿਲਕੁਲ ਨਹੀਂ _ਛਡਾਂਗਾ।੩। 

(ਰਾਜੇ ਨੇ) ਇਕ ਦਾਸੀ ਉਸ ਪਾਸ ਭੇਜੀ ਅਤੇ ਜਵਾਨ ਲੜਕੀ ਤਕ _(ਆਪਣੇ ਮਨ 
ਦੀ) ਗੱਲ ਪਹੁੰਚਾਈ। (ਦਾਸੀ ਨੇ _ਉਸ ਨੂੰ ਸਮਝਾਇਆ ਕਿ) ਅਜ ਰਾਜੇ ਦੇ ਮਹੌਲ ਵਿਚ 
ਜਾਓ ਅਤੇ _ਲਿਪਟ _ਲਿਪਟ ਕੇ _ਉਸ _ਨਾਲ ਸੰਯੋਗ _ਕਰੋ।੪। 

ਉਸ ਜਵਾਨ ਲੜਕੀ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਕਿ ਮੇਰੇ ਧਰਮ ਦੀ ਗੱਲ 
ਟਲ ਰਹੀ ਹੈ (ਭਾਵ-- ਧਰਮ ਕ੍ਰਸ਼ਟ ਹੁੰਦਾ ਦਿਸਦਾ ਹੈ)। “ਹਾਂ” ਕਹਿੰਦੀ ਹਾਂ ਤਾਂ ਧਰਮ ਨਸ਼ਟ 
ਕਰਵਾ _ਲਵਾਂਗੀ ਅਤੇ 'ਨਾਂਹ” ਕਰਦੀ ਹਾਂ _ਤਾਂ ਘਰੋਂ ਬੰਨ੍ਹੀ ਹੋਈ _ਜਾਵਾਂਗੀ।੫। 

ਇਸ ਕਰ ਕੇ ਕੁਝ ਅਜਿਹਾ ਯਤਨ ਕਰਨਾ ਚਾਹੀਦਾ ਹੈ ਕਿ ਧਰਮ ਨੂੰ ਬਚਾ ਕੇ ਮੂਰਖ 
(ਰਾਜੇ) ਨੂੰ ਮਾਰ ਦਿੱਤਾ _ਜਾਏ। _(ਉਹ) ਪਾਪੀ ਜਦੋਂ _ ਨਾਂਹ” ਸ਼ਬਦ _ਸੁਣ ਲਵੇਗਾ ਤਾਂ ਮੰਜੀ 
(ਸਮੇਤ) _ਉਠਵਾ ਕੇ ਮੰਗਵਾ _ਲਵੇਗਾ।੬। 

ਤਦ ਉਸ ਨੇ ਦਾਸੀ ਨੂੰ ਕਿਹਾ--(ਮੇਰੀ) ਗੱਲ _ਸੁਣ। (ਰਾਜੇ ਨੂੰ ਕਹੀਂ ਕਿ) ਮੈਂ ਕਲ 
ਮੁਨਿ” (ਸ਼ਿਵ) ਨੂੰ ਪੂਜਣ ਜਾਵਾਂਗੀ। ਉਥੇ ਹੀ ਹੇ ਰਾਜਨ! ਤੁਸੀਂ ਆਪ ਆ ਜਾਣਾ ਅਤੇ ਮੇਰੇ 
ਨਾਲ _ਕਾਮ-ਭੋਗ _ਕਰਨਾ।੭। 

ਸਵੇਰ ਹੋਣ ਤੇ (ਉਹ) ਸ਼ਿਵ ਪੂਜਾ ਲਈ ਗਈ ਅਤੇ ਰਾਜੇ _ ਨੂੰ ਉਥੇ ਬੁਲਾ _ਲਿਆ। 
ਉਧਰ ਦੁਸ਼ਮਣ ਵਲ ਦੂਤ ਭੇਜ ਦਿੱਤਾ ਕਿ ਸੰਭਾ ਨੂੰ ਕੁੱਤੇ ਦੀ ਮੌਤੇ ਮਾਰੋ।੮। 


੧੬ ਸ੍ਰੀ _ਦਸਮ-ਗੁੰਥ _ਸਾਹਿਬ 


ਜਬ ਹੀ ਫੌਜ ਸਤੁ ਕੀ ਧਈ। ਅਬਲਾ ਸਹਿਤ ਨ੍ਰਿਪਤਿ ਗਹਿ ਲਈ। 
ਰੁਪ ਤਾ ਕੋ ਲਲਚਾਯੋ। ਭੋਗ ਕਰਨ ਤਾ ਸੌ ਚਿਤ ਭਾਯੋ। ੯। 


ਦੰਹਰਾ” 
ਤਰੂਨ ਕਲਾ _ਤਰੂਨੀ _ਤਬੈ ਅਧਿਕ _ਕਟਾਛ _ਦਿਖਾਇ। 
ਮੂੜ ਮੁਗਲ ਕੌ ਆਤਮਾ ਛਿਨ ਮੈ ਲਯੋ _ਚੁਰਾਇ। _੧0। 


ਚੱਪਾਣ 
ਅਧਿਕ _ਕੈਫ ਤਬ ਤਾਹਿ ਪਿਵਾਈ। ਬਹੁ ਬਿਧਿ ਤਾਹਿ _ਗਰੇ ਲਪਟਾਈ। 
ਦੋਊ ਏਕ ਖਾਟ ਪਰ _ਸੋਏ। ਮਨ ਕੇ ਮੁਗਲ ਸਗਲ ਦੁਖ ਖੋਏ। _੧੧। 


ਦੰਹਰਾ 
ਨਿਰਖਿ ਮੁਗਲ _ਸੋਯੋ _ਪਰਿਯੋ _ਕਾਢਿ ਲਈ _ਕਰਵਾਰਿ। 
ਕਾਟਿ ਕੰਠ ਤਾ ਕੋ ਗਈ ਅਪਨੋ ਧਰਮ _ਉਬਾਰਿ। ੧੨। 
ਚੰਚਲਾਨ ਕੇ _ਚਰਿਤੁ ਕੋ _ਚੀਨਿ ਸਕਤ ਨਹਿ _ਕੋਇ। 
ਬ੍ਰਹਮ _ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ। _੧੩। ੧। 
/ਇਤਾ ਨੰ ਲਾਰੇਤ੍ਹ ਪਲ੍ਹਯਾਨੇ /ਰਯਾ ਯਰੈਤ੍ਹੇ ਮੰਤ ਭੂਪ ਸੱਲਾਦੇ ਦੋਏ ਫ਼ ਪੰਦਰਹਾ ਗਾਰੇਤ੍ਹਾ ਸਮਾਪਤਮ 
ਤੇ _ਨਭਨਆ ਸਤ) 2੧੫੭ 85੨੨੭ #ਫਲੂੰ/ 


ਚੱਪਲਾਂ 
ਜੋਗੀ ਇਕ _ਗਹਬਰ _ਬਨ _ਰਹਈ। ਚੇਟਕ ਨਾਥ _ਤਾਹਿ ਜਗ _ਕਹਈ। 
ਏਕ ਪੁਰਖ ਪੁਰ ਤੇ ਨਿਤਿ ਖਾਵੈ। ਤਾ ਤੇ ਤ੍ਰਾਸ ਸਭਨ ਚਿਤ ਆਵੈ। ੧। 


ਤਹਾ ਕਟਾਛਿ ਕੁਅਰਿ ਇਕ ਰਾਨੀ। ਜਾ ਕੀ ਪ੍ਰਭਾ ਨ ਜਾਤ _ਬਖਾਨੀ। 
ਸੁੰਦਰਿ ਸਕਲ ਜਗਤ ਤੇ ਰਹਈ। ਬੇਦ ਸਾਸਤ ਸਿੰਮ੍ਰਿਤ ਸਭ _ਕਹਈ। ੨। 


ਤਾ ਕੋ ਨਾਥ ਅਧਿਕ ਡਰੁ ਪਾਵੈ। ਏਕ ਪੁਰਖ ਤਿਹ ਨਿਤ ਖਵਾਵੈ। 
ਚਿਤ ਕੇ ਬਿਖੈ ਤ੍ਰਾਸ ਅਤਿ ਧਰੈ। ਮੇਰੋ ਭਛ ਜੁਗਿਸ ਮਤਿ ਕਰੈ। ੩। 


ਤਬ ਰਾਨੀ ਹਸਿ ਬਚਨ _ਉਚਾਰੇ। ਸੁਨੁ ਰਾਜਾ _ਪ੍ਰਾਨਨ ਤੇ ਪ੍ਯਾਰੇ। 
ਐਸੋ ਜਤਨ ਕ੍ਯੋ ਨਹੀ _ਕਰੀਯੈ। ਪੂਜਾ _ਉਬਾਰਿ _ਜੋਗਿਯਹਿ _ਮਰੀਯੈ। ੪। 


ਰਾਜਾ ਤਨ ਇਹ ਭਾਤਿ ਉਚਾਰਿਯੋ। _ਅਭਰਨ ਸਕਲ ਅੰਗ ਮੈ _ਧਾਰਿਯੋ। 
ਬਲਿ ਕੀ ਬਹੁਤ ਸਮਗ੍ਰੀ ਲਈ। ਅਰਧ ਰਾਤ੍ਰੀ ਜੋਗੀ ਪਹਿ ਗਈ। ੫। 


ਭਛ ਭੋਜ ਤਿਹ ਪੁਥਮ _ਖਵਾਯੋ। ਅਧਿਕ _ਮਦ੍ਯ _ਲੈ ਬਹੁਰਿ ਪਿਵਾਯੋ। 
ਬਹੁਰਿ ਆਪੁ ਹਸਿ ਬਚਨ ਉਚਾਰੇ। ਹੌ ਆਈ ਹਿਤ ਭਜਨ ਤਿਹਾਰੇ। ੬। 


ਚਰਿਤ੍ਰ ਪਾਖਿਆਨ ੧੭ 


ਕਰ ਦਿੱਤੇ।੧੧। 
ਦੰਹਰਾ” 
ਮੁਗਲ ਨੂੰ ਸੁਤਾ ਹੋਇਆ ਵੇਖ ਕੇ (ਲੜਕੀ ਨੇ) ਤਲਵਾਰ ਕਢ ਲਈ ਅਤੇ ਉਸ 
ਗੌਲਾ ਕਟ ਕੇ ਆਪਣੇ ਧਰਮ ਨੂੰ ਬਚਾ _ਕੇ ਚਲੀ _ਗਈ।੧੨। ਇਸਤਰੀਆਂ ਦੇ ਚਰਿਤਰ 
ਕਿਉ” ਨ ਹੋਵੇ।੧੩। 
/ਏਥੋਂ ਗੰ ਲਾਰਤੂੰਪ/ਮਆਨ ਦੇ ਤਆ ਲਾਰਤੂ ਦੇ #ੰਹੀੰ ਭੂਖ ਸੰਵਾਦ ਦੇ ੨੧੫ਵੈ' ਲਾਠਤ੍ਹ ਟੀ ਸਮਾਪਤੀ 
ਭਾ ਲਭ ਹੈ/ _25੫/ 85੨੩੪ ਜਲਦ 


ਪ੍ਰ; ੦੬ ਪ੍ਰ 


ਚੱਪਣਾ 

ਇਕ ਜੋਗੀ ਸੰਘਣੇ ਬਨ _ਵਿਚ ਰਹਿੰਦਾ ਸੀ। _ਉਸ ਨੂੰ ਸਾਰੇ ਚੇਟਕ ਨਾਥ ਕਹਿੰਦੇ ਸਨ। 
(ਉਹ) ਸ਼ਹਿਰ ਦਾ ਇਕ ਬੰਦਾ ਰੋਜ਼ ਖਾਂਦਾ ਸੀ ਜਿਸ ਕਰ ਕੇ ਸਭ ਚਿਤ ਵਿਚ ਡਰਦੇ 
ਸਨ।੧। 

ਉਥੇ ਇਕ _ਕਟਾਛ ਕੁਅਰਿ ਨਾਂ ਦੀ ਰਾਣੀ ਸੀ ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ 
ਕੀਤਾ ਜਾ _ਸਕਦਾ। ਉਹ ਸਾਰੇ ਸੰਸਾਰ ਵਿਚੋਂ ਸੋਹਣੀ ਸੀ ਅਤੇ ਵੇਦਾਂ, ਸ਼ਾਸਤ੍ਰਾਂ ਅਤੇ ਸਮ੍ਤੀਆਂ 
ਨੂੰ ਜਾਣਦੀ _ਸੀ।੨। 

ਉਸ ਦਾ ਪਤੀ (ਜੋਗੀ ਤੋਂ) ਬਹੁਤ ਡਰਦਾ ਸੀ। (ਇਸ ਲਈ) ਉਸ ਨੂੰ ਇਕ ਆਦਮੀ 
ਰੋਜ਼ ਖਵਾਂਦਾ _ਸੀ। ਉਹ ਚਿਤ ਵਿਚ ਬਹੁਤ ਡਰ ਮੰਨਦਾ ਸੀ ਮਤਾਂ ਜੋਗੀ ਉਸ ਨੂੰ ਹੀ ਖਾ 
ਜਾਏ।੩। 

ਤਦ ਰਾਣੀ ਨੇ ਹੱਸ ਕੇ ਕਿਹਾ! ਹੇ ਪ੍ਰਾਣਾਂ ਤੋਂ ਪਿਆਰੇ ਰਾਜੇ! ਸੁਣੋ। ਅਜਿਹਾ ਯਤਨ 
ਕਿਉਂ ਨ ਕੀਤਾ ਜਾਏ ਕਿ ਜੋਗੀ ਨੂੰ ਮਾਰ ਕੇ ਪਰਜਾ ਨੂੰ ਬਚਾ ਲਿਆ ਜਾਏ।੪। 


ਰਾਜੇ ਨੂੰ ਇਸ ਤਰ੍ਹਾਂ ਕਹਿ ਕੇ (ਉਸ ਨੇ) ਸਾਰੇ ਸ਼ਰੀਰ ਉਤੇ ਸੁੰਦਰ ਗਹਿਣੇ ਸਜਾ ਲਏ। 
ਬਲੀ ਦੀ ਬਹੁਤ _ਸਾਮਗ੍ਰੀ ਲੈ ਲਈ ਅਤੇ _ਔਧੀ ਰਾਤ ਨੂੰ ਜੋਗੀ ਕੋਲ ਗਈ।੫। 

ਪਹਿਲਾਂ ਉਸ ਨੂੰ ਭੋਜਨ ਖਵਾਇਆ ਅਤੇ ਫਿਰ ਬਹੁਤ ਸ਼ਰਾਬ ਲੈ ਕੇ ਪਿਲਾਈ। ਫਿਰ 
ਆਪ ਹੱਸ ਕੇ ਕਹਿਣ ਲਗੀ ਕਿ ਮੈਂ ਤੇਰੇ ਨਾਲ ਭੋਗ ਕਰਨ ਲਈ ਆਈ _ਹਾਂ।੬। 


ਦੰਹਾਰਾ 
ਜਿਹ ਬਿਧਿ ਤੁਮ ਭਛਤ ਪੁਰਖ ਸੋ ਮੁਹਿ ਪ੍ਰਥਮ _ਬਤਾਇ। 
ਬਹੁਰਿ ਅਧਿਕ ਰੁਚਿ ਮਾਨਿ ਕਰਿ ਭੋਗ ਕਰੋਂ _ਲਪਟਾਇ। ੭। 
ਜਬ ਜੋਗੀ ਐਸੇ _ਸੁਨਿਯੋ ਫੂਲ ਗਯੋ ਮਨ ਮਾਹਿ। 
ਆਜ ਬਰਾਬਰ ਸੁਖ ਕਹੂੰ ਪ੍ਰਿਥਵੀ ਤਲ ਮੈ ਨਾਹਿ। ੮। 


ਚੱਪਣਾ 
ਭਰਭਰਾਇ _ਠਾਢਾ _ਉਠ _ਭਯੋ। _ਰਾਨਿਯਹਿ _ਸੰਗ _ਆਪੁਨੇ _ਲਯੋ। 
ਗਹਿ _ਬਹਿਯਾ ਮਨ ਮੈਂ ਹਰਖਾਯੋ। ਭੇਦ ਅਭੇਦ ਕਛੂ ਨਹਿ ਪਾਯੋ। _੯। 


ਬਡੋ ਕਰਾਹ _ਬਿਲੋਕਤ ਭਯੋ। _ਸਾਤ _ਭਾਵਰਨਿ ਤਾ ਪਰ _ਲਜਯੋ। 


ਰਾਨੀ _ਪਕਰਿ ਤਾਹਿ _ਤਹ _ਡਾਰਿਯੋ। ਜੀਵਤ ਹੁਤੋ ਭੂਜਿ _ਕਰਿ _ਮਾਰਿਯੋ। _੧0। 


ਦੰਹਰਾ 
ਆਪਨੋ ਆਪੁ _ਬਚਾਇ ਕੈ _ਭੂਨਿ _ਜੋਗਿਯਹਿ _ਦੀਨ। 
ਲੀਨੀ ਪੂਜਾ _ਉਬਾਰਿ ਕੈ _ਚਰਿਤ _ਚੰਚਲਾ _ਕੀਨ। _੧੧। ੧। 


/ਏਤਾ ਹਾੰ ਗਾਹੇਤ੍ਹ ਖਲੁਯਾਨੋ ਤਰਲਾ ਲਾਰੜ੍ਹੇ ਮੰਨੀ ਭੂਖ ਨੰਭਾਦੇ ਦੋਇ ਯੌ ਸੋਲਹ ਲਾਠਤ੍ੂਹ  ਸਮਆਪਤਆ 


ਸਤ ਨਭਨ ਸ੍ਤ/ ੨%੬/ ੪5੨8/ %ਫਰੀੰ/ 


ਦੰਹਰਾ 
ਫੈਲਕੂਸ _ਪਾਤਿਸਾਹ _ਕੇ ਸੂਰ _ਸਿਕੰਦਰ ਪੂਤ। 
ਸੰਬਰਾਰਿ _ਲਾਜਤ _ਨਿਰਖਿ _ਸੀਰਤਿ _ਸੂਰਤਿ _ਸਪੂਤ। _੧। 


ਚੱਪਣਾ 
ਰਾਜ ਸਾਜ ਜਬ ਹੀ ਤਿਨ ਧਰਿਯੋ। ਪ੍ਰਥਮ ਜੰਗ ਜੈਗਿਰ ਸੌ _ਕਰਿਯੋ। 
ਕੋ ਦੇਸ ਛੀਨਿ ਕਰਿ ਲੀਨੋ। ਨਾਮੁ ਸਿਕੰਦਰ ਸਾਹ ਕੋ _ਕੀਨੋ। ੨। 
ਬਹੁਰਿ ਸਾਹ ਦਾਰਾ ਕੌ _ਮਾਰਿਯੋ। ਹਿੰਦੁਸਤਾ ਕੌ ਬਹੁਰਿ ਪਧਾਰਿਯੋ। 
ਕਨਕਬਜਾ _ਏਸੂਰ ਕੌ ਜਿਨਿਯੋ। ਸਾਮੁਹਿ ਭਯੋ ਤਾਹਿ ਤਿਹ _ਝਿਨਿਯੋ। _੩। 


ਦੰਹਰਾ 
ਪ੍ਰਥਮ ਸੁਤਾ _ਰੂਮੀਨ ਕੀ ਕੀਯੋ _ਬ੍ਯਾਹ _ਬਨਾਇ। 
ਬਹੁਰਿ _ਕਨੌਜਿਸ ਕੀ ਸੁਤਾ ਬਰੀ _ਮਿਦੰਗ ਬਜਾਇ। ੪। 


੭%7=ੜਲ 
ਬਹੁਰਿ _ਦੇਸ _ਨੈਪਾਲ _ਪਯਾਨੋ ਤਿਨ _ਕਿਯੋ। 
ਕਸਤੂਰੀ ਕੇ ਮ੍ਰਿਗਨ ਬਹੁਤ ਬਿਧਿ ਗਹਿ ਲਿਯੋ। 
ਬਹੁਰਿ _ਬੰਗਾਲਾ ਕੀ _ਦਿਸਿ ਆਪੁ _ਪਧਾਰਿਯੋ। 
ਹੋ ਆਨਿ ਮਿਲ੍ਯੋ ਸੋ _ਬਚ੍ਯੋ ਅਰ੍ਯੋ ਤਿਹ ਮਾਰਿਯੋ। _੫। 


ਚਰਿਤ੍ਰ ਪਾਖਿਆਨ ੧੯ 


ਉਹ ਅਬੜਵਾਏ _ਉਠ ਖ਼ੜੌਤਾ ਅਤੇ ਰਾਣੀ ਨੂੰ ਆਪਣੇ ਨਾਲ 
ਪਰ ਉਸ 


ਸਮਝਿਆ।੯। 


(ਉਥੇ ਉਸ ਨੇ ਇਕ) ਵੱਡਾ ਸਾਰਾ ਕੜਾਹ ਵੇਖਿਆ ਅਤੇ ਉਸ ਦੇ ਸੌਤ ਫੇਰੇ ਲਏ। 
ਰਾਣੀ ਨੇ ਉਸ ਨੂੰ ਪਕੜ ਕੇ ਕੜਾਹੇ ਵਿਚ ਸੁਟ ਦਿੱਤਾ। ਜੀਉਂਦੇ ਨੂੰ ਹੀ ਭੁੰਨ ਕੇ ਮਾਰ 
ਦਿੱਤਾ।੧0। 
ਦੰਹਰਾ 


ਆਪਣੇ ਆਪ ਨੂੰ ਬਚਾ ਕੇ (ਰਾਣੀ ਨੇ) ਜੋਗੀ ਨੂੰ ਭੁੰਨ ਦਿੱਤਾ। (ਇਸ ਤਰ੍ਹਾਂ) ਚਰਿਤ੍ਰ 
ਕਰ ਕੇ ਇਸਤਰੀ ਨੇ ਪੂਜਾ ਨੂੰ ਬਚਾ _ਲਿਆ।੧੧। 


/ਏਥੋਂ ਗੰ ਲਾਰੇਤੂੰਪ/ਮਆਨ ਦੇ ਤੁੰਆ ਲਾਰੜ੍ਹ ਦੇ ਤਾੰ ਭੂਪ ਸੰਵਾਦ ਦੇ ੨%੬ਵੋ' ਲਾਂਤ੍ਹ ਟੀ ਸਮਾਪਤੀ 
ਭਾ ਲਭ ਹੀ 2੭%੬/ 85365/ ਚਲਦਾ? 

ਦੰਹਰਾ 

ਫੈਲਕੂਸ ਬਾਦਸ਼ਾਹ _ਦਾ ਸਿਕੰਦਰ ਨਾਂ ਦਾ ਸ਼ੂਰਵੀਰ ਪੁੱਤਰ _ਸੀ। _ਉਸ ਸੁਪੁੱਤਰ ਦੀ 
ਸੀਰਤ ਅਤੇ ਸੂਰਤ ਨੂੰ ਵੇਖ ਕੇ ਕਾਮ ਦੇਵ ('ਸੰਬਰਾਰਿ”) ਵੀ ਸ਼ਰਮਿੰਦਾ ਹੁੰਦਾ ਸੀ।੧। 
ਚੱਪਾਣ 

ਜਦੋ' ਉਸ ਨੇ _ਰਾਜ-ਪਾਟ ਸੰਭਾਲਿਆ, ਤਾਂ ਪਹਿਲੀ ਲੜਾਈ _ਜੰਗਿਰ ਨਾਲ _ਕੀਤੀ। 
ਉਸ ਦਾ ਦੇਸ਼ ਖੋਹ ਲਿਆ ਅਤੇ ਆਪਣਾ ਨਾਂ ਸਿਕੰਦਰ ਸ਼ਾਹ _ਰਖਿਆ।੨। 

ਫਿਰ ਉਸ ਨੇ ਦਾਰਾ ਬਾਦਸ਼ਾਹ ਨੂੰ ਮਾਰਿਆ ਅਤੇ ਮਗਰੋ ਹਿੰਦੁਸਤਾਨ ਵਲ ਚੜ੍ਹ 


1 ਤਾ ਰਹ 


ਆਇਆ। _ (ਪਹਿਲਾਂ) _ਕਾਨਕੁਬਜ ਦੇ ਰਾਜੇ (ਜਾਂ _ਐਸ਼ਵਰਜ) ਨੂੰ ਜਿਤਿਆ (ਅਤੇ ਜੋ ਵੀ 
ਸਾਹਮਣੇ ਆਇਆ, _ਉਸ ਨੂੰ ਪਛਾੜ _ਦਿੱਤਾ।੩। 


ਦੰਹਰ” 

ਪਹਿਲਾਂ ਰੂਮ ਦੇਸ (ਦੇ ਰਾਜੇ ਦੀ) ਲੜਕੀ _ਨਾਲ ਵਿਆਹ _ਕੀਤਾ ਅਤੇ ਫਿਰ ਨਗਾਰਾ 
ਵਜਾ ਕੇ ਕਨੌਜ ਦੇ ਰਾਜੇ ਦੀ ਧੀ ਨੂੰ _ਵਿਆਹਿਆ।੪। 
੭%/ਤਲ 


ਫਿਰ ਉਹ _ਨਿਪਾਲ ਦੇਸ ਵਲ ਚਲਾ _ਗਿਆ ਅਤੇ ਬਹੁਤ ਢੰਗਾਂ ਨਾਲ ਕਸਤੂਰੀ ਵਾਲੇ 
ਹਿਰਨਾਂ ਨੂੰ ਪਕੜ _ਲਿਆ। ਫਿਰ ਆਪ ਬੰਗਾਲ ਵਲ ਚਲਾ ਗਿਆ। (ਉਸ ਨੂੰ) ਜੋ ਆ ਕੇ 
ਮਿਲ ਪਿਆ, ਉਹ _ਬਚ _ਗਿਆ ਅਤੇ ਜੋ ਅੜਿਆ, ਉਹ ਮਾਰ _ਦਿੱਤਾ।੫। 


੨ 0 


ਪ੍ਰਥਮਹਿ ਜਾਇ _ਬਲਖ ਕੌ _ਮਾਰਿਯੋ। 
ਤਿਬਿਤ ਜਾਇ ਤਲਬ ਕੌ _ਦੀਨੋ। 


ਛਮ ਛੰਦ 
ਝਾਰਿ _ਖੰਡਿਯਨ _ਝਾਰਿ _ਚਮਕਿ _ਚਾਦਿਯਨ _ਸੰਘਾਰਿਯੋ। 
ਬਿਦੂਭ _ਦੇਸਿਯਨ ਬਾਰਿ ਖੰਡ ਬੁੰਦੇਲ _ਬਿਦਾਰਿਯੋ। 
ਖੜਗ ਪਾਨ _ਗਹਿ_ਖੇਤ _ਖੁਨਿਸ ਖੰਡਿਸਨ ਬਿਹੰਡਿਯੋ। 


ਪੁਨਿ _ਮਾਰਾਸਟੂ _ਤਿਲੰਗ ਦੌੜ ਤਿਲ ਤਿਲ ਕਰਿ ਖੰਡਿਯੋ। 
ਨ੍ਹਿਪ ਸੂਰਬੀਰ ਸੁੰਦਰ ਸਰਸ ਮਹੀ ਦਈ ਮਹਿ ਇਸਨ ਗਹਿ। 
ਦਛਨਹਿ _ਜੀਤਿ _ਪਟਨ _ਉਪਟਿਸੁ _ਕਿਯ _ਪਯਾਨ _ਪੁਨਿ _ਪਸਚਮਹਿ। 


੭%/ਤਲ 
ਬਰਬਰੀਨ ਕੌ _ਜੀਤਿ _ਬਾਹੁ _ਸਾਲੀਨ ਬਿਹੰਫਿਯੋ। 
ਗਰਬ ਅਰਬ ਕੋ _ਦਾਹਿ ਸਰਬ _ਦਰਬਿਨ ਕੋ _ਦੰਡਿਯੋ। 
ਅਰਬ _ਖਰਬ ਰਿਪੁ ਚਰਬਿ ਜਰਬਿ ਛਿਨ ਇਕ ਮੈ ਮਾਰੇ। 
ਹੋਂ ਹਿੰਗੁਲਾਜ ਹਬਸੀ _ਹਰੇਵ ਹਲਬੀ ਹਨਿ ਡਾਰੇ। ੮। 
ਮਗਰਬੀਨ ਕੋ _ਜੀਤਿ ਸਰਬ _ਗਰਬਿਨ ਕੋ ਮਾਰਿਯੋ। 
ਸਰਬ _ਚਰਬਿਯਨ _ਚਰਬਿ _ਗਰਬਿ _ਗਜਨੀ _ਕੋ_ਗਾਰਿਯੋ। 


ਦੰਹਰਾ 
ਤੀਨਿ ਦਿਸਾ ਕੋ _ਜੀਤਿ ਕੈ ਉਤਰ _ਕਿਯੋ _ਪਯਾਨ। 
ਸਭ ਦੇਸੀ ਰਾਜਾਨ ਦੈ ਕੈ ਜੀਤ ਨਿਸਾਨ। _੧0। 
ਦੇਸ 


ਲੈ 
ਦੇਸ ਕੇ ਏਸ ਸਭ ਅਪਨੀ ਅਪਨੀ _ਸੈਨ। 
ਸੇ ਚੜੇ ਸੂਰ ਸਰਸ ਸਭ _ਐਨ। _੧੧। 


ਭਾਜੰਨਾ ਛੰਦ 


ਚੜੇ _ਉਤਰਾ ਪੰਥ ਕੇ ਬੀਰ _ਭਾਰੇ। _ਬਜੇ ਘੋਰ _ਬਾਦਿਤ੍ ਭੇਰੀ ਨਗਾਰੇ। 
ਪ੍ਰਿਥੀ ਚਾਲ ਕੀਨੋ ਦਸੋ ਨਾਗ _ਭਾਗੇ। ਭਯੋ _ਸੋਰ ਭਾਰੋਂ ਮਹਾ ਰੁਦੂ ਜਾਗੇ। ੧੨। 


ਚੱਪਲਾਂ 


ਸਹਿਰ _ਬੁਖਾਰਾ ਬਹੁਰਿ ਉਜਾਰਿਯੋ। 
ਜੀਤਿ ਦੇਸ ਅਪਨੇ ਬਸਿ _ਕੀਨੋ। _੧੩। 


ਚਰਿਤ੍ਰ ਪਾਖਿਆਨ ੨੧ 


ਬੰਗਾਲ ਨੂੰ ਜਿਤ ਕੇ ਫਿਰ 'ਛਾਜ ਕਰਨ” ਉਤੇ ਹਮਲਾ ਕੀਤਾ। ਉਨ੍ਹਾਂਨੂੰ ਜਿਤ ਕੇ ਫਿਰ 
ਨਾਗਰ (ਨਾਗ) ਦੇਸ਼ _ਉਤੇ ਬਹੁਤ ਰੋਹ ਵਿਚ ਆਇਆ। (ਫਿਰ) ਏਕਪਾਦ (ਕੇਰਲ) ਪੂਦੇਸ 
ਵਿਚ ਬਹੁਤ ਸਾਰੇ _ਸਾਮੰਤ ਅਤੇ ਸੂਰਮੇ ਮਾਰ ਦਿੱਤੇ। (ਇਸ ਤਰ੍ਹਾਂ) ਪੂਰਬ ਨੂੰ ਜਿਤ ਕੇ ਦੱਖਣ 
ਵਲ ਚਲ ਪਿਆ।੬। 


ਜਿਤ 
ਕੀਤਾ। (ਫਿਰ) ਅਰਬ ਦੇਸ਼ ਦੀ ਹੈਂਕੜ ਸਾੜ ਫੂਕ ਕੇ _ਧਨਵਾਨਾਂ (ਦਰਬਿਨ”) ਨੂੰ ਦੰਡ 
ਕੇ 


ਛਿਣ ਵਿਚ ਦਿੱਤਾ। ਫਿਰ ਹਿੰਗਲਾਜ ਦੇਸ, _ਹਬਸ਼ ਦੇਸ, ਹਰੇਵ ਦੇਸ ਅਤੇ ਹਲਬ ਦੇਸ਼ 


0੨੧੨ 


ਫਿਰ ਪੱਛਮ ਨੂੰ ਜਿਤ _ਕੇ ਸਾਰਿਆਂ ਹੌਕਾਰੀਆਂ ਨੂੰ ਮਾਰ ਦਿੱਤਾ। ਸਾਰੇ _ਸ਼ਕਤੀਵਰਾਂ 
ਅਤੇ _ਗ਼ਜ਼ਨੀ ਦੇ ਗਰਬ ਨੂੰ ਨਸ਼ਟ _ਕੀਤਾ। (ਫਿਰ) ਮਾਲਨੇਰ, ਮੁਲਤਾਨ ਅਤੇ ਮਾਲਵਾ 
ਦੇਸ਼ ਨੂੰ ਵਸ ਵਿਚ ਕੀਤਾ। (ਇਸ ਤਰ੍ਹਾਂ) ਪੱਛਮ ਦਿਸ਼ਾ ਨੂੰ ਜਿਤ ਕੇ _'ਜੈ” ਦਾ ਨਗਾਰਾ 


ਦੰਹਰਾ 


ਤਿੰਨ ਦਿਸ਼ਾਵਾਂ ਨੂੰ ਜਿਤ ਕੇ ਉੱਤਰ ਦਿਸ਼ਾ _ਵਲ _ਪ੍ਰਸਥਾਨ _ਕੀਤਾ। _ਸਭ _ਦੇਸਾਂ ਦੇ 
ਰਾਜਿਆਂ ਨੂੰ ਜਿਤ ਦੇ ਧੌਂਸੇ ਪੁਦਾਨ ਕਰ _ਕੇ ਨਾਲ ਲੈ _ਲਿਆ।੧0। ਦੇਸ਼ਾਂ ਦੇਸ਼ਾਂ ਦੇ ਸਾਰੇ 
ਦੇ ਪੁੰਜ ਰਾਜੇ ਆਪਣੀ ਆਪਣੀ ਸੈਨਾ ਇਕੱਠੀ ਕਰ ਕੇ ਸਿਕੰਦਰ ਦੇ 


ਉਤਰ ਦਿਸ਼ਾ ਦੇ ਸਾਰੇ ਮਹਾਨ ਸੂਰਮੇ ਚੜ੍ਹ _ਪਏ ਅਤੇ ਭਾਰੀ 
ਪਏ। ਪ੍ਰਿਥਵੀ ਡੋਲਣ ਲਗ _ਗਈ ਅਤੇ ਦਸਾਂ ਦਿਸ਼ਾਵਾਂ ਦੇ ਹਾਥੀ (“ਨਾਗ”) ਭਜ _ਗਏ। 
ਬਹੁਤ ਅਧਿਕ ਸ਼ੋਰ ਹੋਇਆ (ਜਿਸ ਕਰ ਕੇ) ਮਹਾ ਰੁਦੂ ਦੀ ਸਮਾਧੀ ਖੁਲ੍ਹ _ਗਈ।੧੨। 
ਦੱਖਣ? 

ਪਹਿਲਾਂ _ਬਲਖ ਦੇਸ਼ ਨੂੰ ਜਾ ਕੇ ਮਾਰਿਆ। ਫਿਰ ਬੁ 
ਤਿਬਤ ਦੇਸ਼ ਵਿਚ ਪਹੁੰਚ ਕੇ ਸਦਾ ਦਿੱਤਾ (ਭਾਵ ਵੰਗਾਰਿਆ) ਅਤੇ ਉਸ ਦੇਸ਼ ਨੂੰ ਜਿਤ ਕੇ 
ਆਪਣੇ ਅਧੀਨ _ਕਰ _ਲਿਆ।੧੩। 


ਸ਼ਹਿਰ ਨੂੰ _ਉਜਾੜਿਆ। 


੨ ੨ 


ਕਾਂਬੋਜ _ਕਿਲਮਾਕ ਕਠਿਨ _ਪਲ_ਮੈ ਕਟਿ ਡਾਰੇ। 
ਹੋ ਕੋਟਿ ਚੀਨ ਕੇ ਕਟਕ ਹਨੇ ਕਰਿ ਕੋਪ ਕਰਾਰੇ। ੧੪। 


ਦੰਹਰਾ 
ਬਹੁਰਿ ਚੀਨ ਮਾਚੀਨ ਕੀ _ਦਿਸਿ ਕੋ _ਕਿਯੋ _ਪਯਾਨ। 
ਲੈ ਲੌਡੀ ਰਾਜਾ _ਮਿਲਿਯੋ ਸਾਹ _ਸਿਕੰਦਰਹਿ _ਆਨਿ। _੧੫। 
ਜੀਤਿ ਚੀਨ ਮਾਚੀਨ ਕੌ ਬਸਿ ਕੀਨੀ ਦਿਸਿ ਚਾਰਿ। 
ਬਹੁਰਿ ਸਮੁੰਦ ਮਾਪਨ _ਨਿਮਿਤ ਮਨ ਮੈ ਕੀਯੋ __ਬੀਚਾਰਿ। _੧੬। 


੭%#=ੜਾਲ਼ 
ਵੁਲੰਦੇਜਿਯਨ _ਜੀਤਿ _ਅੰਗਰੇਜਿਯਨ ਕੌ __ਮਾਰਿਯੋ। 
ਮਛਲੀ _ਬੰਦਰ ਮਾਰਿ ਬਹੁਰਿ _ਹੁਗਲਿਯਹਿ _ਉਜਾਰਿਯੋ। 
ਕੋਕ ਬੰਦਰ ਕੌ _ਜੀਤਿ ਗੂਆ _ਬੰਦਰ ਹੂੰ _ਲੀਨੋ। 
ਹੋ _ਹਿਜਲੀ ਬੰਦਰ ਜਾਇ ਬਿਜੈ ਦੁੰਦਭਿ ਕਹ ਦੀਨੋ। _੧੭। 


੮੦. 


ਸਾਤ ਸਮੁੰਦੂਨ ਮਾਪਿ ਪ੍ਰਿਥੀ ਤਲ ਕੌ _ਗਯੋ। 

ਜੀਤਿ _ਰਸਾਤਲ ਸਾਤ ਸੂਰਗ ਕੋ ਮਗ _ਲਿਯੋ। 

ਇੰਦੂ ਸਾਥ ਹੂੰ _ਲਰਿਯੋ ਅਧਿਕ ਰਿਸਿ ਠਾਨਿ ਕੈ। 

ਹੋ ਬਹੁਰਿ ਪ੍ਰਿਥੀ ਤਲ ਮਾਝ ਪ੍ਰਗਟਿਯੋ ਆਨਿ ਕੈ। ੧੮। 


ਦੰਹਰਾ 
ਲੋਕ ਚੌਦਹੁੰ ਬਸਿ ਕੀਏ ਜੀਤਿ ਪ੍ਰਿਥੀ ਸਭ _ਲੀਨ। 
ਬਹੁਰਿ ਰੂਸ ਕੇ ਦੇਸ ਕੀ ਓਰ ਪਯਾਨੋ _ਕੀਨ। ੧੯। 


ਚੱਪਲਾਂ 


ਬੀਰਜ ਸੈਨ ਰੂਸ ਕੋ _ਰਾਜਾ। ਜਾ ਤੇ ਮਹਾ ਰੁਦ੍ਰ ਸੋ_ਭਾਜਾ। 
ਜਬ _ਤਿਨ ਸੁਨ੍ਯੋ ਸਿਕੰਦਰ ਆਯੋ। _ਆਨਿ _ਅਗਮਨੈ ਜੁਧ _ਮਚਾਯੋ। _੨0। 


ਤਹਾ ਯੁਧ _ਗਾੜੋ ਅਤਿ ਮਾਚਿਯੋ। ਬਿਨੁ _ਬ੍ਰਿਣ ਏਕ _ਸੁਭਟ ਨਹਿ _ਬਾਚਿਯੋ। 
ਹਾਰਿ ਪਰੇ ਇਕ ਜਤਨ _ਬਨਾਯੋ। _ਦੈਤ ਹੁਤੋ ਇਕ ਤਾਹਿ ਬੁਲਾਯੋ। _੨੧। 


ਦੰਹਰ” 
ਕੁਹਨ ਪੋਸਤੀ ਤਨ ਧਰੇ ਆਵਤ _ਭਯੋ _ਬਜੰਗ। 
ਜਨੁਕ ਲਹਿਰ _ਦਰਿਯਾਵ _ਤੇ _ਨਿਕਸਿਯੋ ਬਡੋ __ਨਿਹੰਗ। _੨੨। 


ਚਰਿਤ੍ਰ ਪਾਖਿਆਨ ੨੩ 
%7ਤਲ਼ 


ਕਸ਼ਮੀਰ, _ਕਾਸ਼ਗਾਰ, ਕੰਬੋਜ, ਕਾਬਲ, _ਕਸਟਵਾਰ, ਕੁਲੂ, _ਕਲੂਰ, _ਕੈਠਲ _(ਕੈਥਲ) ਆਦਿ 
ਨੂੰ ਪ੍ਰਾਪਤ _ਕੀਤਾ। ਕੈਬੋਜ, _ਕਿਲਮਾਕ ਆਦਿ ਕਠੋਰ (ਸੂਰਮਿਆਂ) ਨੂੰ ਪਲਾਂ ਵਿਚ ਕਟ ਸੁਟਿਆ 


ਅਤੇ ਬਹੁਤ ਕ੍ਰੋਧ ਵਿਚ ਆ ਕੇ ਚੀਨ ਦੀ ਬੇਸ਼ੁਮਾਰ ਫ਼ੌਜ ਮਾਰ _ਦਿੱਤੀ।੧੪। 


ਫਿਰ ਚੀਨ ਮਾਚੀਨ ਦੀ ਦਿਸ਼ਾ ਵਲ ਪ੍ੁਸਥਾਨ ਕੀਤਾ। ਅਗੋਂ (ਉਥੋਂ ਦਾ) ਰਾਜਾ ਸਿਕੰਦਰ 

ਨੂੰ ਲੌਂਡੀ (ਲੜਕੀ) ਲੈ ਕੇ ਆ ਮਿਲਿਆ।੧੫। ਚੀਨ _ਮਾਚੀਨ ਨੂੰ ਜਿਤ ਕੇ ਚਾਰੇ 
ਦਿਸ਼ਾਵਾਂ ਵਸ _ਵਿਚ _ਕਰ _ਲਈਆਂ। ਫਿਰ ਸਮੁੰਦਰ ਨੂੰ _ਮਾਪਣ ਲਈ (ਭਾਵ! ਜਿਤਣ ਲਈ) 
ਮਨ ਵਿਚ ਵਿਚਾਰ _ਕੀਤਾ।੧੬। 


੭%/ਤਲ 


ਹੁਗਲੀ ਬੰਦਰ ਨੂੰ `ਉਜਾੜਿਆ। ਕੋਕ ਬੰਦਰ ਨੂੰ `ਜਿਤ ਕੇ ਫਿਰ ਗੁਆ ਬੰਦਰ ਨੂੰ `ਅਧੀਨ 


ਕੀਤਾ। (ਫਿਰ) _ਹਿਜਲੀ ਬੰਦਰ ਵਿਚ ਜਾਕੇ ਜਿਤ ਦਾ ਸੋਂਸਾ ਵਜਾਇਆ।੧੭। 


ਸੱਤ ਸਮੁੰਦਰਾਂ ਨੂੰ ਪਾਰ _ਕਰ ਕੇ ਫਿਰ ਪਾਤਾਲ ਲੋਕ (“ਪ੍ਰਿਥੀ ਤਲ”) ਵਿਚ _ਗਿਆ। 
ਸੱਤ ਪਾਤਾਲਾਂ ਨੂੰ ਜਿਤ ਕੇ ਸਵਰਗ ਦਾ ਰਾਹ ਪਕੜਿਆ। ਇੰਦਰ ਨਾਲ ਬਹੁਤ ਕ੍ਰੋਧ ਕਰ ਕੇ 
ਲੜਿਆ। ਫਿਰ ਪ੍ਰਿਥਵੀ ਤਲ ਵਿਚ ਆ ਪ੍ਰਗਟ ਹੋਇਆ।੧੮। 


ਦੰਹਾਰਾ 
ਸਾਰੀ ਪ੍ਰਿਥਵੀ ਨੂੰ ਜਿਤ ਕੇ ਚੌਦਾਂ ਲੋਕਾਂ ਨੂੰ ਵਸ ਵਿਚ ਕੀਤਾ। ਫਿਰ ਰੂਸ ਦੇਸ ਵਲ 
ਪ੍ਰਸਥਾਨ _ਕੀਤਾ।੧੯। 


ਜੱਪਣਾ 

ਬੀਰਜ ਸੈਨ ਰੂਸ ਦਾ ਰਾਜਾ ਸੀ ਜਿਸ ਤੋਂ ਮਹਾ ਰੁਦੂ ਵਰਗਾ ਵੀ ਭਜ ਗਿਆ ਸੀ। 
ਜਦ ਉਸ ਨੇ ਸੁਣਿਆ ਕਿ ਸਿਕੰਦਰ ਆਇਆ ਹੈ ਤਾਂ 
ਦਿੱਤਾ।੨0। 

ਉਥੇ _ਬਹੁਤ _ਘਮਸਾਨ ਯੁੱਧ _ਹੋਇਆ ਅਤੇ _ਬਿਨਾ ਜ਼ਖ਼ਮ _ਲਗੇ ਇਕ _ਸੂਰਮਾ ਵੀ ਨ 
ਬਚਿਆ। (ਜਦੋਂ ਉਹ ਸਾਰੇ) ਹਾਰਨ ਲਗੇ ਤਾਂ ਇਕ ਯਤਨ _ਕੀਤਾ। (ਉਥੇ) ਇਕ ਦੈਂਤ ਹੁੰਦਾ 
ਸੀ, ਉਸ ਨੂੰ ਬੁਲਾਇਆ।੨੧। 
ਦੰਹਰਾ 

ਪੁਰਾਣੀ _('ਕੁਹਨ”) ਪੋਸਤੀਨ ਸ਼ਰੀਰ ਉਤੇ _ਧਾਰਨ ਕੀਤੇ ਹੋਇਆਂ (ਉਹ ਦੈਂਤ) ਜੰਗ 
ਕਰਨ ਲਈ ਆ _ਗਿਆ। (ਇੰਜ ਪੁਤੀਤ ਹੁੰਦਾ ਸੀ) ਮਾਨੋ ਦਰਿਆ ਦੀ ਲਹਿਰ ਤੋਂ ਕੋਈ 
ਵੱਡਾ ਮਗਰਮਛ ਨਿਕਲਿਆ ਹੋਵੇ।੨੨। 


ਚੱਪਾਣ? 
ਜੋ ਕਬਹੂੰ ਕਰ ਕੋ ਬਲ ਕਰੈ। ਹਾਥ ਭਏ ਹੀਰਾ ਮਲਿ ਡਰੈ। 
ਜਹਾ _ਕੂਦਿ ਕਰਿ ਕੋਪ ਦਿਖਾਵੈ। ਤੌਨੈ ਠੌਰ ਕੂਪ ਪਰਿ ਜਾਵੈ। ੨੩। 
ਦਹਾਰਾ 
ਏਕ ਗਦਾ ਕਰ ਮੈ ਧਰੈ ਔਰਨ ਫਾਸੀ ਪ੍ਰਾਸ। 
ਪਾਚ _ਸਹਸੂ ਸਹਾਰ ਤੇ ਮਾਰਤ ਤਾ ਕੌ ਤ੍ਰਾਸੁ। ੨੪। 


ਚੱਧਾਣ? 
ਜਾ ਕੌ ਐਚ ਗਦਾ ਕੀ ਮਾਰੈ। ਤਾ ਕੋ ਮੂੰਡ ਫੋਰ ਹੀ ਡਾਰੈ। 
ਰਿਸ ਭਰਿ ਪਵਨ _ਬੇਗਿ ਜ੍ਯੋ _ਧਾਵੈ। _ਪਤੂਨ _ਜ੍ ਯੋ _ਛਤ੍ਰਿਯਨ _ਭਜਾਵੇ। _੨੫। 


ਭਾਤਿ ਭਾਤਿ ਤਿਨ ਬੀਰ ਖਪਾਏ। ਮੋ ਪਹਿ ਤੇ ਨਹਿ ਜਾਤ ਗਨਾਏ। 
ਜੌ ਤਿਨ ਕੇ ਨਾਮਨ ਹਯਾ _ਧਰਿਯੈ। ਏਕ ਗ੍ਰੰਥ ਇਨਹੀ ਕੋ _ਭਰਿਯੈ। ੨੬। 


ਮਤ ਕਰੀ ਤਾ ਕੇ ਪਰ ਡਾਰਿਯੋ। ਸੋ ਤਿਨ ਐਚ ਗਦਾ ਸੋ ਮਾਰਿਯੋ। 
ਜੋ ਕੋਊ ਸੁਭਟ ਤਵਨ ਪਰ ਧਾਵੈ। ਏਕ ਚੋਟ ਜਮ ਲੋਕ ਪਠਾਵੈ। _੨੭। 


ਰਨ ਤੇ ਏਕ ਪੈਗ ਨਹਿ ਭਾਜੈ। ਠਾਢੋ ਬੀਰ ਖੇਤ ਮੈ _ਗਾਜੈ। 
ਅਧਿਕ _ਰਾਵ _ਰਾਜਨ ਕੌ _ਮਾਰਿਯੋ। _ਕਾਪਿ ਸਿਕੰਦਰ ਮੌਤ _ਬਿਚਾਰਿਯੋ। _੨੮। 


ਦਾਹਾਰਾ 
ਸੀ _ਦਿਨਨਾਥ ਮਤੀ _ਤਰੁਨਿ ਸਾਹ _ਚੀਨ ਕੇ _ਦੀਨ। 
ਸੋ ਤਾ ਪਰ ਧਾਵਤ ਭਈ ਭੇਸ ਪੁਰਖ ਕੋ _ਕੀਨ। ੨੯। 
ਚੱਧਾਣ? 
ਪਹਿਲੇ ਤੀਰ ਤਵਨ ਕੌ ਮਾਰੈ। _ਬਰਛਾ ਬਹੁਰਿ ਕੋਪ ਤਨ ਝਾਰੈ। 
ਤਮਕਿ ਤੇਗ ਕੋ_ਘਾਇ ਪ੍ਰਹਾਰਿਯੋ। _ਗਿਰਿਯੋ ਭੂਮਿ ਜਾਨੁ _ਹਨਿ _ਡਾਰਿਯੋ। ੩0। 


ਭੂ _ਪਰ _ਗਿਰਿਯੋ_ਠਾਢਿ ਉਠਿ ਭਯੋ। ਤਾ ਕੌ ਪਕਰਿ ਕੰਠ ਤੇ ਲਯੋ। 
ਸੁੰਦਰ ਬਦਨ ਅਧਿਕ ਤਿਹ ਚੀਨੋ। ਮਾਰਿ ਨ ਦਈ ਰਾਖਿ ਤਿਹ ਲੀਨੋ। _੩੧। 


ਤਾ ਕਹ ਪਕਰਿ ਰੂਸਿਯਨ ਦਯੋ। ਆਪੁ _ਉਦਿਤ ਰਨ ਕੋ _ਪੁਨਿ ਭਯੋ। 
ਭਾਤਿ ਭਾਤਿ ਅਰਿ ਅਮਿਤ ਸੰਘਾਰੈ। ਜਨੁ _ਦੂਮ ਪਵਨ ਪੂਚੰਡ ਉਖਾਰੈ। ੩੨। 


ਚਰਿਤ੍ਰ ਪਾਖਿਆਨ ੨੫ 


ਚੱਪਲਾਂ 


ਜੇ ਉਹ ਕਦੇ ਹੱਥ ਦਾ ਜੋਰ ਲਗਾਂਦਾ ਤਾਂ ਹੱਥਾਂ ਨਾਲ ਹੀਰਾ ਮਸਲ ਦਿੰਦਾ। ਜਿਥੇ ਕੁਦ 
ਕੇ ਕ੍ਰੋਧ ਪ੍ਰਗਟ ਕਰਦਾ, _ਉਥੇ ਡੂੰਘਾ ਟੋਆ _ਪੈ _ਜਾਂਦਾ।੨੩। 
ਦੰਹਰ” 

(ਉਸ ਨੇ) ਇਕ ਹੱਥ _ਵਿਚ ਗਦਾ ਧਾਰਨ ਕੀਤਾ ਹੋਇਆ ਸੀ ਅਤੇ 
ਫਾਹੀ ਅਤੇ ਕੁਹਾੜਾ (ਪਕੜਿਆ _ਹੋਇਆ _ਸੀ)। ਉਸ ਦਾ (ਕੇਵਲ) ਡਰ ਹੀ 
ਸਿਪਾਹੀਆਂ ਨੂੰ _ਮਾਰ ਦਿੰਦਾ ਸੀ।੨੪। 


ਨ 
ਗਰ 


ਚੱਪਾਣ 

ਜਿਸ ਨੂੰ ਖਿਚ ਕੇ ਗਦਾ ਮਾਰਦਾ ਸੀ, ਉਸ ਦਾ ਸਿਰ ਫੋੜ ਦਿੰਦਾ ਸੀ। 
ਨਾਲ _ਭਰ ਕੇ ਹਵਾ ਵਾਂਗ ਚਲਦਾ ਸੀ, _ਤਾਂ ਪੱਤਰਾਂ ਵਾਂਗ _ਛਤ੍ਰੀਆਂ ਨੂੰ 
(ਭਾਵ! ਉਡਾ ਲੈ ਜਾਂਦਾ _ਸੀ)।੨੫। 

ਉਸ ਨੇ ਭਾਂਤ ਭਾਂਤ ਦੇ ਸੂਰਮੇ _ਖਪਾ ਦਿੱਤੇ ਸਨ, ਜਿਨ੍ਹਾਂ ਦੀ ਗਿਣਤੀ ਮੇਰੇ ਪਾਸੋਂ _ਨਹੀਂ 
ਕੀਤੀ ਜਾ _ਸਕਦੀ। ਜੇ ਉਨ੍ਹਾਂ ਦੇ ਨਾਂਵਾਂ ਨੂੰ ਇਥੇ ਲਿਖਾਂ ਤਾਂ ਇਕ ਗ੍ਰੰਥ ਇਨ੍ਹਾਂ ਨਾਲ ਹੀ ਭਰ 
ਜਾਏਗਾ।੨੬। 


ਉਸ ਉਤੇ ਇਕ ਮਸਤ _ਹਾਥੀ (ਕਰੀ) ਛਡਿਆ ਗਿਆ। ਉਸ ਨੂੰ ਉਸ ਨੇ ਗਦਾ 


ਖਿਚ ਕੇ ਮਾਰ ਦਿੱਤਾ। ਜੋ ਕੋਈ ਸੂਰਮਾ ਉਸ ਉਤੇ ਹਮਲਾ ਕਰਦਾ ਤਾਂ ਇਕ ਚੋਟ ਨਾਲ ਹੀ 
(ਉਸ ਨੂੰ) ਯਮ ਲੋਕ ਵਿਚ ਭੇਜ ਦਿੰਦਾ।੨੭। 


(ਉਹ) ਰਣ ਤੋਂ ਇਕ ਕਦਮ ਤਕ ਨਹੀਂ _ਭਜਦਾ ਸੀ। (ਉਹ) ਸੂਰਮਾ ਯੁੱਧ- ਭੂਮੀ ਵਿਚ 
ਖੜੋਤਾ _ਗਜਦਾ _ਸੀ। _(ਉਸ ਨੇ) ਬਹੁਤ _ਸਾਰੇ _ਰਾਜਿਆਂ _ਰਜਵਾੜਿਆਂ ਨੂੰ (ਜਦ) ਮਾਰ ਦਿੱਤਾ 
ਤਾਂ ਸਿਕੰਦਰ ਨੇ (ਡਰ ਨਾਲ) ਕੰਬ ਕੇ ਵਿਚਾਰ _ਕੀਤਾ।੨੮। 
ਦੰਹਰਾ 

ਦਿਨਨਾਥ ਮਤੀ ਨਾਂ ਦੀ ਇਸਤਰੀ (ਜੋ) ਚੀਨ ਦੇ ਬਾਦਸ਼ਾਹ ਨੇ (ਸਿਕੰਦਰ ਨੂੰ) ਦਿੱਤੀ 
ਸੀ, ਉਹ ਪੁਰਸ਼ ਦਾ ਭੇਸ ਧਾਰਨ ਕਰ ਕੇ ਉਸ ਉਤੇ ਟੁੱਟ ਕੇ ਪੈ ਗਈ।੨੯। 
ਚੱਪਾਣ 

ਪਹਿਲਾਂ ਉਸ ਨੂੰ ਤੀਰ ਮਾਰਿਆ ਅਤੇ ਫਿਰ ਕ੍ਰੋਧਵਵਾਨ ਹੋ ਕੇ ਉਸ ਦੇ ਸ਼ਰੀਰ ਉਤੇ 
ਬਰਛੇ _ਦਾ ਵਾਰ _ਕੀਤਾ। ਫਿਰ ਰੋਹ _ਨਾਲ ਤਲਵਾਰ ਦਾ _ਵਾਰ _ਕੀਤਾ। (ਜਿਸ ਨਾਲ ਉਹ) 
ਧਰਤੀ ਉਤੇ ਡਿਗ ਪਿਆ, ਮਾਨੋ ਮਾਰ _ਹੀ ਦਿੱਤਾ ਗਿਆ ਹੋਵੇ।੩0। 


(ਉਹ) ਧਰਤੀ ਉਤੇ ਡਿਗਿਆ _ਅਤੇ ਫਿਰ ਉਠ _ਖੜੋਤਾ। ਉਸ (ਇਸਤਰੀ) ਨੂੰ ਗਲੇ 


ਤੋਂ ਪਕੜ _ਲਿਆ। ਉਸ ਦਾ ਬਹੁਤ ਸੁੰਦਰ ਮੁਖ ('ਬਦਨ”) ਵੇਖਿਆ (ਤਾਂ) ਉਸ ਨੂੰ ਮਾਰਿਆ 
ਨ, ਛਡ _ਦਿੱਤਾ।੩੧। 

ਉਸ ਨੂੰ ਪਕੜ ਕੇ ਰੂਸੀਆਂ ਨੂੰ ਦੇ ਦਿੱਤਾ ਅਤੇ ਆਪ ਫਿਰ ਯੁੱਧ ਲਈ ਤਿਆਰ ਹੋ 
ਗਿਆ। (ਉਸ ਨੇ) ਕਈ ਢੰਗਾਂ _ਨਾਲ ਬੇਸ਼ੁਮਾਰ ਵੈਰੀਆਂ ਨੂੰ ਮਾਰ _ਦਿੱਤਾ। (ਇੰਜ _ਪੁਤੀਤ 


ਹੁੰਦਾ ਸੀ) ਮਾਨੋ ਤੇਜ਼ ਹਵਾ ਨੇ ਬ੍ਰਿਛਾਂ ਨੂੰ _ਉਖਾੜ ਸੁਟਿਆ ਹੋਵੇ।੩੨। 


੨੬ 


ਯਵੀਯ 
ਕਾਤੀ ਕ੍ਰਿਪਾਨ ਕਸੇ ਕਟਿ ਮੈ ਭਟ ਭਾਰੀ ਕੁਜਾਨ ਕੌ ਭਾਰ ਭਰੇ ਹੈ। 
ਭੂਤ _ਭਵਿਖ੍ਯ _ਭਵਾਨ ਸਦਾ ਕਬਹੂੰ ਰਨ ਮੰਡਲ ਤੇ ਨ ਟਰੇ ਹੈ। 
ਭੀਰ ਪਰੇ ਨਹਿ ਭੀਰ ਭੇ ਭੂਪਤਿ ਲੈ ਲੈ ਭਲਾ ਭਲੀ ਭਾਤਿ ਅਰੇ ਹੈ। 
ਤੇ ਇਨ ਬੀਰ ਮਹਾ ਰਨਧੀਰ ਸੁ ਹਾਕਿ ਹਜਾਰ ਅਨੇਕ ਹਰੇ ਹੈ। ੩੩। 
ਚੱਪਾਣ? 
ਤਬ ਹੀ ਸਾਹ _ਸਕੰਦਰ _ਡਰਿਯੋ। ਬੋਲਿ ਅਰਸਤੂ ਮੰਤ੍ਰ _ਬਿਚਰਿਯੋ। 
ਬਲੀ ਨਾਸ ਕੋ ਬੋਲਿ ਪਠਾਯੋ। ਚਿਤ ਮੈ ਅਧਿਕ ਤਾਸ ਉਪਜਾਯੋ। _੩੪। 
%7ਤਲ਼ 
ਜੋ ਤੁਮ ਹਮ ਕੌ ਕਹੋ ਤੋ ਹ੍ਯਾ ਤੈ ਭਾਜਿਯੈ। 
ਰੂਸ ਸਹਿਰ ਕੇ ਭੀਤਰਿ ਜਾਇ _ਬਿਰਾਜਿਯੈ। 
ਗੋਲ ਬ੍ਯਾਬਾਨੀ ਮੈ ਸਭ ਹੀ ਕੌ ਮਾਰਿ ਹੈ। 
ਹੋ ਕਾਟਿ ਕਾਟਿ ਮੂੰਡਨ ਕੇ ਕੋਟ ਉਸਾਰਿ ਹੈ। ੩੫। 
ਦਹਰਾ 
ਬਲੀ ਨਾਸ _ਜੋਤਕ ਬਿਖੈ _ਅਧਿਕ _ਹੁਤੋ _ਪਰਬੀਨ। 
ਧੀਰਜ _ਦੀਯਾ _ਸਕੰਦਰਹਿ _ਬਿਜੈ ਆਪਨੀ _ਚੀਨ। _੩੬। 


ਚੱਪਾਣ 
ਬਲੀ ਨਾਸ _ਹਜਰਤਿਹਿ _ਉਚਾਰੋਂ। ਤੁਮਹੂੰ ਆਪੁ _ਕਮੰਦਹਿ ਡਾਰੋ। 
ਤੁਮਰੇ ਬਿਨਾ ਜੀਤਿ ਨਹਿ _ਹੋਈ। _ਅਮਿਤਿ ਸੁਭਟ ਧਾਵਹਿੰ ਮਿਲਿ ਕੋਈ। 


ਦੰਹਰਾ 
ਸੁਨਤ ਸਿਕੰਦਰ _ਏ ਬਚਨ _ਕਰਿਯੋ _ਤੈਸੋਈ _ਕਾਮ। 
ਕਮੰਦ ਡਾਰਿ ਤਾ ਕੋ ਗਰੇ ਬਾਂਧ ਲਿਆਇਯੋ _ਧਾਮ। ੩੮। 
%7ਤਲ 
ਭੋਜਨ _ਸਾਹਿ ਭਲੀ ਬਿਧਿ ਤਾਹਿ ਖਵਾਇਯੋ। 
ਬੰਧਨ ਤਾ ਕੇ _ਕਾਟਿ ਭਲੇ ਬੈਠਾਇਯੋ। 
ਛੂਟਤ ਬੰਧਨ ਭਜ੍ਯੋ ਤਹਾ ਹੀ ਕੋ _ਗਯੋ। 
ਹੋ ਆਨਿ ਲੌਂਡਿਯਹਿ ਬਹੁਰਿ ਸਿਕੰਦਰ ਕੌ _ਦਯੋ। ੩੯। 
ਦੰਹਰਾ 
ਕੋ ਰੂਪ _ਬਿਲੋਕਿ ਕੈ ਹਜਰਤਿ _ਰਹਿਯੋ _ਲੁਭਾਇ। 
ਪੁਨੀ ਇਸਤ੍ਰੀ ਕਰੀ ਢੋਲ _ਮਿਰਿਦੰਗ _ਬਜਾਇ। _80। 
ਜਹਾ ਅੰਮ੍ਰਿਤ ਸੁਨ੍ਯੋ ਗਯੋ _ਤਵਨ ਕੀ _ਓਰ। 
ਇਸਤ੍ਰੀ ਚੇਰੀ ਲਈ ਔਰ _ਬੇਗਮਨ ਛੋਰਿ। ੪੧। 


੩੭।| 


ਚਰਿਤ੍ਰ ਪਾਖਿਆਨ ੨੭ 


ਨਾਵਲਾਂ 

ਕਟਾਰ, ਕ੍ਰਿਪਾਨ ਨੂੰ ਲਕ ਨਾਲ ਕਸ ਕੇ ਭਾਰੀ ਕੁਜਾਵਾਂ ਵਾਲੇ ਸੂਰਮੇ ਬਹੁਤ ਬਲ _ਨਾਲ 
ਭਰੇ ਹੋਏ ਹਨ। ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਵਿਚ ਕਦੇ ਵੀ ਯੁੱਧ-ਭੂਮੀ ਵਿਚੋਂ ਹਟੇ 
ਨਹੀਂ ਹਨ। ਭੀੜ ਪੈਣ ਤੇ ਇਹ ਰਾਜੇ ਡਰਦੇ ਨਹੀਂ, ਸਗੋਂ ਭਾਲੇ ਲ ਲ।| ਕੇ _ਚੋਗੀ ਤਰ੍ਹਾਂ ਡਟੇ 
ਰਹਿੰਦੇ ਹਨ। ਇਸ ਮਹਾਨ ਯੋਧੇ ਨੇ ਹਜ਼ਾਰਾਂ ਨੂੰ ਵੰਗਾਰ ਵੰਗਾਰ ਕੇ _ਮਾਰ ਦਿੱਤਾ ਹੈ।੩੩। 
ਦੱਖਣ? 

ਤਦ ਸਿਕੰਦਰ ਬਾਦਸ਼ਾਹ ਡਰ _ਗਿਆ ਅਤੇ ਅਰਸਤੂ ਨੂੰ ਬੁਲਾ ਕੇ ਸਲਾਹ _ਕੀਤੀ। ਚਿਤ 
ਵਿਚ ਬਹੁਤ ਡਰ ਪੈਦਾ ਹੋ _ ਜਾਣ ਕਾਰਨ ਬਲੀ ਨਾਸ (ਨਾਂ ਦੇ ਦੈੱਤ) ਨੂੰ ਬੁਲਾ _ਲਿਆ।੩੪। 


੭%/ਤਲ 


ਜੇ ਤੁਸੀਂ ਮੈਨੂੰ ਕਹੋ ਤਾਂ (ਮੈਂ) ਇਥੋਂ ਭਜ ਜਾਵਾਂ ਅਤੇ ਰੂਸ ਸ਼ਹਿਰ ਦੇ ਵਿਚ ਜਾ ਰਹਾਂ। 
(ਇਹ) ਮ੍ਰਿਗ ਤ੍ਰਿਸਨਾ ਵਾਲਾ _ਮਰੁਸਥਲੀ _ਛਲਾਵਾ (ਸਾਨੂੰ) ਸਾਰਿਆਂ ਨੂੰ (ਭਜਾ _ਭਜਾ ਕੇ) 
ਮਾਰ ਦੇਵੇਗਾ ਅਤੇ ਸਿਰਾਂ ਨੂੰ ਕਟ ਕਟ ਕੇ ਕਿਲਾ _ਬਣਾ ਦੇਵੇਗਾ।੩੫। 


ਦੰਹਰ” 

ਬਲੀ ਨਾਸ ਜੋਤਿਸ਼ ਵਿਚ _ਬਹੁਤ ਪ੍ਰਬੀਨ _ਸੀ। (ਉਸ ਨੇ) ਆਪਣੀ ਜਿਤ ਪਛਾਣ ਕੇ 
(ਵੇਖ ਕੇ) ਸਿਕੰਦਰ ਨੂੰ ਧੀਰਜ _ਦਿੱਤਾ।੩੬। 
ਚੱਪਾਣ 

ਬਲੀ ਨਾਸ ਨੇ ਬਾਦਸ਼ਾਹ ਨੂੰ ਕਿਹਾ ਕਿ ਤੂੰ ਆਪ (ਉਸ ਦੇ ਗਲ ਵਿਚ) ਫਾਹੀ ਪਾ। 
ਤੇਰੇ (ਅਜਿਹਾ ਕੀਤੇ ਬਿਨਾਂ) ਜਿਤ ਨਹੀਂ_ਹੋ_ ਸਕੇਗੀ, ਭਾਵੇਂ ਬੇਸ਼ੁਮਾਰ ਸੂਰਮੇ ਮਿਲ ਕੇ _ਹਮਲਾ 
ਕਿਉ” ਨ ਕਰਨ।੩੭। 
ਦੰਹਰਾ” 

ਸਿਕੰਦਰ ਨੇ ਇਹ ਗੱਲ ਸੁਣ ਕੇ ਉਹੋ ਜਿਹਾ ਹੀ ਕੰਮ ਕੀਤਾ। ਉਸ ਦੇ ਗਲੇ ਵਿਚ 
ਫਾਹੀ ਪਾ ਕੇ ਘਰ (ਠਿਕਾਣੇ) ਨੂੰ ਬੰਨ੍ਹ _ਲਿਆਉਂਦਾ।੩੮। 


੭%/ਤਲ 


ਬਾਦਸ਼ਾਹ ਨੇ ਉਸ ਨੂੰ ਚੰਗੀ _ਤੜ੍ਹਾਂ ਭੋਜਨ ਖਵਾਇਆ। _ਉਸ ਦੇ ਬੰਧਨ ਕਟ ਕੇ ਉਸ 
ਨੂੰ ਚੰਗੀ ਤਰ੍ਹਾਂ _ਬ਼ਿਠਾਇਆ। ਬੰਧਨਾਂ ਤੋਂ _ਖ਼ਲਾਸ ਹੁੰਦਿਆਂ ਹੀ ਉਹ ਉਥੇ ਭਜ ਕੇ ਗਿਆ ਅਤੇ 
ਇਸਤਰੀ (ਲੌਂਡੀ) ਨੂੰ ਲਿਆ ਕੇ ਫਿਰ ਸਿਕੰਦਰ ਨੂੰ ਆਣ _ਦਿੱਤਾ।੩੯। 


ਉਸ (ਇਸਤਰੀ) ਦਾ ਰੂਪ ਵੇਖ ਕੇ ਸਿਕੰਦਰ ਮੋਹਿਤ ਹੋ ਗਿਆ ਅਤੇ ਢੋਲ ਮਿਿਦੰਗ 
ਵਜਾ ਕੇ ਉਸ ਨੂੰ ਆਪਣੀ ਇਸਤਰੀ _ਬਣਾ _ਲਿਆ।੪0। ਫਿਰ ਜਿਥੇ _ਅੰਮ੍ਿਤ-ਕੁੰਡ ਸੁਣਿਆ 


ਸੀ, ਉਧਰ ਵਲ _ਚਲ _ਪਿਆ। (ਉਸ ਨੇ) ਦਾਸੀ ਨੂੰ ਇਸਤਰੀ ਬਣਾ _ਲਿਆ ਅਤੇ ਹੋਰਨਾਂ 
ਨੂੰ ਛਡ _ਦਿੱਤਾ।੪੧। 


੨੮ 


ਜੁ ਤ੍ਰਿਯ ਰੈਨਿ ਕੌ ਸੇਜ ਸੁਹਾਵੈ। ਦਿਵਸ _ਬੈਰਿਯਨ ਖੜਗ _ਬਜਾਵੈ। 
ਐਸੀ ਤਰੁਨਿ ਕਰਨ ਜੋ ਪਰਈ। ਤਿਹ ਤਜਿ ਔਰ ਕਵਨ ਚਿਤ ਕਰਈ। ੪੨। 


ਭਾਤਿ ਭਾਤਿ ਤਾ ਸੋ ਰਤਿ ਠਾਨੀ। ਚੇਰੀ ਤੇ ਬੇਗਮ ਕਰਿ _ਜਾਨੀ। 
ਤਾ ਕੌ ਸੰਗ ਆਪੁਨੇ ਲਯੋ। _ਆਬਹਯਾਤ _ਸੁਨ੍ਯੋ ਤਹ _ਗਯੋ। _੪੩। 


ਦੰਹਰਾ 
ਜਹ ਤਾ ਕੌ ਚਸਮਾ ਹੁਤੋ ਤਹੀ ਪਹੂਚੋ ਜਾਇ। 
ਮਕਰ ਕੁੰਟ ਜਹ _ਡਾਰਿਯੈ ਮਛਲੀ ਹੋਇ _ਬਨਾਇ। _੪੪। 
ਚੱਪਾਣ 
ਇੰਦੂ ਦੇਵ ਤਬ ਮੌਤ _ਬਤਾਯੋ। ਅੰਮ੍ਰਿਤ ਸਾਹ ਸਿਕੰਦਰ ਪਾਯੋ। 
ਅਜਰ ਅਮਰ ਮਨੁਖ੍ਯ ਜੋ ਹ੍ਹੈ ਹੈ। ਜੀਤਿ ਸੁ ਲੋਕ ਚੌਦਹੂੰ _ਲੈਹੈ। ੪੫। 
ਦੰਹਰਾ” 
ਤਾ ਤੇ ਯਾ ਕੋ ਕੀਜਿਯੈ ਕਛੂ ਉਪਚਾਰ _ਬਨਾਇ। 
ਜਿਤ੍ਯੋ ਜਰਾ ਤਨ ਜੜ ਰਹੈ ਅੰਮ੍ਰਿਤ ਪਿਯੋ ਨ _ਜਾਇ। ੪੬। 


੭%/ੜਲ 
ਰੰਭਾ ਨਾਮ _ਅਪਛਰਾ ਦਈ _ਪਠਾਇ _ਕੈ। 
ਬਿਰਧ ਰੂਪ ਖਖਗ ਕੋ ਧਰਿ ਬੈਠੀ ਆਇ ਕੈ। 
ਏਕ ਪੰਖ ਤਨ ਰਹਿਯੋ ਨ ਤਾ ਕੌ ਜਾਨਿਯੈ। 
ਹੋ ਜਾ ਤਨ ਲਹਿਯੋ ਨ ਜਾਇ ਘਿ੍‌ਣਾ ਜਿਯ ਠਾਨਿਯੈ। ੪੭। 
ਦੰਹਰਾ” 
ਜਬੈ _ਸਿਕੰਦਰ ਅੰਮ੍ਰਿਤ ਕੋ __ਪੀਵਨ _ਲਗ੍ਯੋ _ਬਨਾਇ। 
ਗਲਤ ਅੰਗ ਪੰਛੀ _ਤਬੈ _ਨਿਰਖਿ _ਉਠਿਯੋ _ਮੁਸਕਾਇ। ੪੮। 
ਚੱਪਾਣ? 
ਪੂਛਿਯੋ ਤਾਹਿ ਪੰਛਿਯਹਿ ਜਾਈ। ਕ੍ਯੋ ਤੈ ਹਸ੍ਯੋ _ਹੇਰਿ ਮੁਹਿ _ਭਾਈ। 
ਸਕਲ ਬ੍ਰਿਥਾ ਵਹੁ ਮੋਹਿ ਬਤੈਯੈ। ਹਮਰੇ ਚਿਤ ਕੋ ਤਾਪ ਮਿਟੈਯੈ। ੪੯। 
ਛਾ ਬਾਚ 
ਦੰਹਰਾ” 
ਪਛ ਏਕ ਤਨ ਨ ਰਹਿਯੋ ਰਕਤ ਨ ਰਹਿਯੋ _ਸਰੀਰ। 
ਤਨ ਨ ਛੁਟਤ ਦੁਖ ਸੌ ਜਿਯਤ ਜਬ _ਤੇ ਪਿਯੋ ਕੁਨੀਰ। ੫0। 


ਚਰਿਤ੍ਰ ਪਾਖਿਆਨ ੨੯ 


ਤਲਵਾਰ ਚਲਾਉਂਦੀ ਹੈ। ਅਜਿਹੀ ਇਸਤਰੀ ਜੇ _ਹੌਥ ਲਗ ਜਾਵੇ, 
ਹੋਰ ਨੂੰ ਚਿਤ ਵਿਚ (ਕਿਉਂ) ਲਿਆਇਆ _ਜਾਏ।੪੨। 

ਉਸ _(ਇਸਤਰੀ) _ਨਾਲ ਭਾਂਤ ਭਾਂਤ _ਦੀ _ਰਤੀ-ਕ੍ਰੀੜਾ _ਕੀਤੀ। (ਉਸ) _ਨੂੰ ਦਾਸੀ ਤੋਂ 
ਬੇਗਮ _ਕਰ _ਲਿਆ। _ਉਸ ਨੂੰ ਆਪਣੇ ਨਾਲ ਲੈ ਲਿਆ ਅਤੇ ਜਿਥੇ ਅੰਮ੍ਰਿਤ (ਆਬਹਯਾਤ”) 
ਸੁਣਿਆ ਸੀ, ਉਥੇ ਜਾ _ਪਹੁੰਚਿਆ।੪੩। 
ਦੰਹਰਾ” 

ਜਿਥੇ ਉਸ (ਅੰਮ੍ਰਿਤ) ਦਾ ਚਸ਼ਮਾ ਸੀ ਉਥੇ ਹੀ ਜਾ ਪਹੁੰਚਿਆ। ਜੇ ਉਸ ਕੁੰਡ ਵਿਚ 
ਮਗਰਮਛ ਸੁਟ ਦੇਈਏ ਤਾਂ ਉਹ ਮਛਲੀ _ਬਣ ਜਾਂਦਾ ਹੈ।੪੪। 
ਚੱਪਾਣ 

ਇੰਦਰ ਦੇਵ ਨੂੰ ਤਦ ਦੇਵਤਿਆਂ ਨੇ ਦਸਿਆ ਕਿ ਸਿਕੰਦਰ ਬਾਦਸ਼ਾਹ ਨੇ ਅੰਮ੍ਰਿਤ ਲਭ 
ਲਿਆ ਹੈ। ਜੇ ਮਨੁੱਖ ਅਜਰ ਅਮਰ ਹੋਂ ਜਾਵੇਗਾ (ਤਾਂ ਉਹ) ਚੌਦਾਂ ਲੋਕਾਂ ਨੂੰ ਜਿਤ ਲਏਗਾ।੪੫। 


ਦੰਹਰਾ 


ਇਸ ਲਈ ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ ਜਿਸ ਨਾਲ ਇਸ ਮੂਰਖ ਦਾ 
ਸ਼ਰੀਰ ਬੁੱਢਾ ਹੋ ਜਾਏ _ਅਤੇ ਅੰਮ੍ਰਿਤ ਪੀਤਾ ਨ ਜਾ _ਸਕੇ।੪੬। 
%7ਤਲ 


ਇੰਦਰ ਨੇ ਰੰਭਾ ਨਾਂ ਦੀ ਅਪੱਛਰਾ ਨੂੰ ਭੇਜਿਆ। ਜੋ ਇਕ ਬੁੱਢੇ ਪੰਛੀ ਦਾ ਰੂਪ ਧਾਰ ਕੇ 
(ਕੁੰਡ ਦੇ ਨੇੜੇ) ਆ ਬੈਠੀ। ਉਸ ਦੇ ਸ਼ਰੀਰ ਉਤੇ ਇਕ ਖੰਭ ਵੀ ਰਿਹਾ ਹੋਇਆ ਨ ਸਮਝੋ 
ਉਸ ਦੇ ਸ਼ਰੀਰ ਨੂੰ ਵੇਖਿਆ ਨਹੀਂ ਜਾ ਸਕਦਾ, ਮਨ ਵਿਚ _ਘਿਰਨਾ ਪੈਦਾ ਹੋ. ਜਾਂਦੀ ਹੈ।੪੭। 
ਦੰਹਰਾ 

ਜਦ ਸਿਕੰਦਰ ਅੰਮ੍ਰਿਤ ਨੂੰ ਪੀਣ ਲਗਿਆ, ਤਾਂ ਉਹ ਗਲੇ _ਹੋਏ ਸ਼ਰੀਰ ਵਾਲਾ ਪੰਛੀ 
ਵੇਖ ਕੇ ਹੱਸ ਪਿਆ।੪੮। 
ਜੱਪਣਾ 

(ਸਿਕੰਦਰ ਨੇ) ਉਸ ਪੰਛੀ ਨੂੰ ਜਾ ਕੇ ਪੁਛਿਆ--ਹੇ ਭਰਾ! (ਤੂੰ) ਮੈਨੂੰ ਵੇਖ ਕੇ ਕਿਉਂ 
ਹਸਿਆ ਹੈਂ। ਉਹ ਸਾਰੀ _ਗੌਲ ਮੈਨੂੰ ਦਸ ਅਤੇ ਮੇਰੇ ਮਨ ਦਾ ਦੁਖ ਦੂਰ _ਕਰ।੪੯। 
ਪੰਛੀ ਨੇ /ਨੈਹਾ-- 
ਦੰਹਰਾ 

(ਮੇਰੇ) ਤਨ ਉਤੇ ਇਕ ਖੰਭ ਵੀ ਨਹੀਂ ਰਿਹਾ ਅਤੇ ਨ ਹੀ ਸ਼ਰੀਰ ਵਿਚ ਲਹੂ ਰਿਹਾ 
ਹੈ। ਸ਼ਰੀਰ ਖੁਲਾਸ ਨਹੀਂ ਹੁੰਦਾ ਅਤੇ ਦੁਖ ਨਾਲ ਜੀ ਰਿਹਾ ਹਾਂ ਜਦ ਦਾ (ਮੈਂ) ਇਹ ਭੈੜਾ 
ਜਲ ਪੀ ਲਿਆ ਹੈ।੫0। 


੩0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਭਯੋ ਅੰਮ੍ਰਿਤ ਯਹ _ਪੀਹੈ। ਹਮਰੀ _ਭਾਤਿ ਬਹੁਤ ਦਿਨ ਜੀਹੈ। 
ਏ ਬਚਨ ਸਿਕੰਦਰ ਡਰਿਯੋ। _ਪਿਯਤ ਹੁਤੋ ਮਧੁ ਪਾਨ ਨ _ਕਰਿਯੋ। _੫੧। 


ਦੰਹਾਰਾ 
ਅਛਲ ਫੈਲ ਛੈਲੀ ਛਲ੍ਯੋ ਇਹ ਚਰਿਤ੍ਰ ਕੇ _ਸੰਗ। 
ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ! ੫੨। _੧। 


/ਏੰਤਾ ਹਾੰ ਗਾਹੇਤ੍ਹ ਖਲੂਯਾਨੋ ਤਰਲਾ ਲਾਰੇਤ੍ਹ ਅੰ ਭੂਆ ਸੰਭਾਦੇ ਦੋਇ ਸੌਂ ਸ਼ਤਰਹਾ ਯਾਠਤ੍ਹ ਸਮਾਪਤਮ 
ਮਤ ਨਭਨਆ ਸਤ ੨%੭/ ੪5੮੬/ %ਫਹੀ/ 


ਦਾਹਰਾ 
ਮਸਹਦ ਕੋ ਰਾਜਾ ਬਡੋ ਚੰਦੂ _ਕੇਤੁ _ਰਣਧੀਰ। 
ਦ੍ਰਾਰ ਪਰੇ ਜਾ ਕੇ ਰਹੈ ਦੇਸ ਦੇਸ ਕੇ ਬੀਰ। ੧। 
%7ਤਲ਼ 
ਸਸਿ ਧੁਜ ਅਰੁ ਰਵਿ ਕੇਤੁ ਪੂਤ ਤਾ ਕੇ ਭਏ। 
ਜਿਨ ਸਮ ਸੁੰਦਰ ਸੂਰ ਨ ਲੋਕ ਤਿਹੂੰ _ਠਏ। 
ਰਹੀ ਪੂਭਾ ਤਿਨ ਅਧਿਕ ਜਗਤ ਮੈ ਛਾਇ ਕੈ। 
ਹੋ ਹੂੈ ਤਾ ਕੇ ਸਸਿ ਸੂਰ ਰਹੇ ਮਿਡਰਾਇ ਕੈ। ੨। 


ਦੰਹਰਾ 
ਸੀ ਦਿਨ ਕੇਤੁ ਮਤੀ ਰਹੈ ਨ੍ਰਿਪ ਕੀ ਬਾਲ ਅਪਾਰ। 
ਅਧਿਕ ਤੇਜ ਤਾ ਕੇ ਰਹੈ ਕੋਊ ਨ ਸਕਤਿ ਨਿਹਾਰਿ। ੩। 
ਸੀ ਰਸਰੰਗ ਮਤੀ ਹੁਤੀ ਤਾ ਕੀ ਔਰ ਕੁਮਾਰਿ। 
ਬਸਿ ਰਾਜਾ ਤਾ ਕੋ ਭਯੋ ਨਿਜੁ ਤ੍ਰਿਯ ਦਈ ਬਿਸਾਰਿ। ੪। 


ਚੱਪਲਾਂ 


ਅਧਿਕ ਰੋਖ ਰਾਨੀ ਤਬ ਭਈ। ਜਰਿ ਬਰਿ ਆਠ ਟੂਕ ਹ੍ਹੈ ਗਈ। 
ਇਹ ਨ੍ਰਿਪ ਕੋ ਛਲ ਸੋ ਗਹਿ ਲੀਜੈ। ਰਾਜ੍ਯ ਪੂਤ ਆਪੁਨੇ ਕੋ _ਦੀਜੈ। ੫। 


ਸੋਵਤ ਨਿਰਖਿ ਰਾਵ ਗਹਿ ਲਯੋ। ਗਹਿ ਕਰਿ ਏਕ ਧਾਮ ਮੈ ਦਯੋ। 
ਸ੍ਰੀ _ਰਸਰੰਗ ਮਤੀ ਜਿਯ _ਮਾਰੀ। ਸਭਹਿਨ ਲਹਤ ਰਾਵ ਕਹਿ _ਜਾਰੀ। ੬। 


ਭਯੋ ਸੂਰ ਰਾਜਾ ਜੂ ਮਰਿਯੋ। ਹਮ ਕੋ ਨਾਥ ਨਾਥ ਬਿਨੁ _ਕਰਿਯੋ। 


੨ 


ਯਾ ਕੋ ਪ੍ਰਥਮ ਦਾਹ ਦੈ ਲੀਜੈ। ਚੰਦੂ ਕੇਤੁ ਕੋ ਰਾਜਾ _ਕੀਜੈ। _੭। 


ਚਰਿਤ੍ਰ ਪਾਖਿਆਨ ੩੧ 


ਚੱਪਾਣ 

ਚੰਗਾ ਹੋਵੇ ਜੇ (ਤੁਸੀਂ ਇਹ) ਅੰਮ੍ਰਿਤ ਪੀ ਲਵੋ। ਮੇਰੇ ਵਾਂਗ ਬਹੁਤ ਸਮੇਂ ਤਕ ਜੀਉਂਦੇ 
ਰਹੋ। ਸਿਕੰਦਰ ਇਹ ਗੱਲ ਸੁਣ ਕੇ ਬਹੁਤ ਡਰਿਆ। ਅੰਮ੍ਰਿਤ ਨੂੰ ਪੀਣ ਲਗਿਆ ਸੀ, ਪਰ ਨ 
ਪੀਤਾ।੫੧। 
ਦੰਹਰਾ 

ਨ ਛਲੇ ਜਾ ਸਕਣ ਵਾਲੇ ਫੈਲ (ਭਾਵ ਸਿਕੰਦਰ) ਨੂੰ ਇਸਤਰੀ ਨੇ ਇਹ ਚਰਿਤ੍ਰ 
ਕਰ ਕੇ ਛਲ _ਲਿਆ। ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਕਥਾ ਪ੍ਰਸੰਗ ਸਮਾਪਤ 
ਹੋਇਆ।੫੨। 

/ਏਥੋਂ ਗੰ ਯਾਰਤੁੱਪ/ਮਆਨ ਦੇ ਤਆ ਲਾਰਤੂ ਦੇ ਆਹੀਂ ਭੂਆ ਸੰਵਾਦ ਦੇ ੨੧੭ਵੈ' ਲਾਰਤ੍ਹ ਟੀ ਸਮਾਪਤੀ 

ਭਾ ਸਭ _ਹੈ/ _2%੭/ ੪5੮੬/ ਚਲਦਾ? 

ਦੰਹਰਾ 

ਮਸਹਦ ਦਾ ਰਾਜਾ ਚੰਦੂ _ਕੇਤੁ ਬੜਾ ਰਣਧੀਰ ਸੀ ਜਿਸ ਦੇ ਦੁਆਰ ਉਤੇ ਦੇਸਾਂ ਦੇਸਾਂ 
ਦੇ ਸੂਰਮੇ ਪਏ _ਰਹਿੰਦੇ _ਸਨ।੧। 


੭%/ਤਲ 


ਸਸਿ ਧੁਜ ਅਤੇ ਰਵਿ ਕੇਤੁ ਉਸ ਦੇ ਦੋ ਪੁੱਤਰ ਹੋਏ। ਜਿਨ੍ਹਾਂ ਵਰਗਾ ਤਿੰਨਾਂ ਲੋਕਾਂ ਵਿਚ 
ਕੋਈ ਸੂਰਮਾ ਨਹੀਂ _ਸੀ। ਉਨ੍ਹਾਂ ਦੀ ਪ੍ਰਭਾ ਸਾਰੇ ਜਗਤ ਵਿਚ ਬਹੁਤ ਪਸਰੀ ਹੋਈ ਸੀ। (ਉਨ੍ਹਾਂ 
ਦੀ ਸੁੰਦਰਤਾ ਨੂੰ ਵੇਖਣ ਲਈ) ਸੂਰਜ ਅਤੇ ਚੰਦ੍ਰਮਾ ਵੀ _ਮੰਡਰਾਂਦੇ ਰਹਿੰਦੇ _ਸਨ।੨। 


ਦੰਹਰਾ 


ਰਾਜੇ ਦੀ ਪਤਨੀ ਦਿਨ _ਕੇਤੁ ਮਤੀ ਅਪਾਰ ਰੂਪ _ਵਾਲੀ ਸੀ। _ਉਸ ਦੇ ਅਧਿਕ ਤੇਜ 
ਕਰ ਕੇ (ਉਸ ਵਲ) ਕੋਈ ਵੇਖ ਤਕ ਨਹੀਂ ਸੀ _ਸਕਦਾ।੩। _ਰਸਰੰਗ ਮਤੀ ਉਸ ਦੀ ਦੂਜੀ 
ਇਸਤਰੀ ਸੀ। ਰਾਜਾ ਉਸ ਦੇ ਵਸ ਵਿਚ ਹੋ ਗਿਆ ਅਤੇ ਆਪਣੀ ਇਸਤਰੀ ਭੁਲਾ ਦਿੱਤੀ।੪। 


ਚੱਪਲਾਂ 


ਦਿੱਤਾ _ਜਾਵੇ।੫। 

ਉਸ ਨੇ ਰਾਜੇ ਨੂੰ ਸੁਤਾ ਹੋਇਆ ਵੇਖ ਲਿਆ ਅਤੇ ਪਕੜ ਕੇ ਇਕ _ਘਰ (ਭਾਵ! 
ਕਮਰੇ) _ਵਿਚ ਬੰਦ _ਕਰ _ਦਿੱਤਾ। _ਰਸਰੰਗ ਮਤੀ ਨੂੰ ਜਾਨੋ ਮਾਰ ਦਿੱਤਾ ਅਤੇ ਸਾਰਿਆਂ ਦੇ 
ਵੇਖਦਿਆਂ ਰਾਜਾ ਕਹਿ ਕੇ ਸਾੜ ਦਿੱਤੀ।੬। 

(ਫਿਰ ਲੋਕਾਂ ਵਿਚ ਧੁੰਮਾ ਦਿੱਤਾ ਕਿ) ਰਾਜਾ ਸੂਲ ਉਠਣ ਕਾਰਨ ਮਰ ਗਿਆ ਹੈ 
ਸਾਨੂੰ ਨਾਥ ਨੇ ਅਨਾਥ _ਕਰ ਦਿੱਤਾ ਹੈ। ਪਹਿਲਾਂ ਉਸ _ਦਾ ਸਸਕਾਰ ਕਰ ਲਿਆ ਜਾਵੇ 
ਫਿਰ ਚੰਦੂ _ਕੇਤੁ ਨੂੰ _ਰਾਜਾ _ਬਣਾ ਦਿੱਤਾ _ਜਾਵੇ।੭। 


ਅਤੇ 
ਅਤੇ 


ਸੀ _ਦਸਮ-ਗ੍ੰਥ _ਸਾਹਿਬ 


ਰਾਜਾ _ਮਰਿਯੋ ਪੂਜਾ ਸਭ _ਜਾਨ੍ਯੋ। _ਭੇਦ ਅਭੇਦ ਕਿਨੂੰ ਨ _ਪਛਾਨ੍ਯੋ। 
ਭਲੋ ਬੁਰੋ ਕਬਹੂੰ ਨ _ਬਿਚਾਰਿਯੋ। _ਆਤਪਤੁ _ਸਸਿਧੁਜ ਪਰ _ਢਾਰਿਯੋ। _੮। 


ਚੱਪਲਾਂ 


ਇਹ ਚਰਿਤ੍ਰ ਅਬਲਾ _ਪਿਯ _ਗਹਿਯੋ। ਦੂਜੇ _ਕਾਨ ਭੇਦ ਨਹਿ ਲਹਿਯੋ। 
ਰਾਜਾ ਕਹਿ ਕਰ _ਸਵਤਿ ਜਰਾਈ। _ਨਿਜੁ ਸੁਤ ਕੋ ਦੀਨੀ ਠਕੁਰਾਈ। ੯। ੧। 


/ਏੱਤਾ ਨੰ ਗਾਨਤ ਪਲ੍ਹਯਾਨੇ /ਤੂਯਾ ਗਾਠਤੋ ਮੰਤ ਭੂਪ ਅੰਭਾਦੇ ਦੋਇ ਐਂ ਅਠਾਰਹਾ ਯਾੰਰਤ੍ਹ ਜ਼ਮਮਤਮਆ 


ਮਤ ਨਭ#ਆ ਸਤ) ੨੧੮੭ ੪5੯੫/ %ਫਹੀ/ 


ਦੰਹਰਾ 
ਪੀਰ ਏਕ ਮੁਲਤਾਨ ਮੈ _ਸਰਫ ਦੀਨ ਤਿਹ ਨਾਉ। 
ਖੂੰਟਾਗੜ ਕੇ ਤਟ ਬਸੈ _ਬਾਦ ਰਹੀਮਹਿ _ਗਾਉ। ੧। 
%7ਤਲ 
ਏਕ _ਸਿਖ੍ਯ _ਕੀ ਦੁਹਿਤਾ ਪੀਰ ਮੰਗਾਇ ਕੈ। 
ਆਨੀ ਅਪਨੇ ਧਾਮ ਅਧਿਕ ਸੁਖ ਪਾਇ ਕੈ। 


ਸੀ _ਚਪਲਾਂਗ _ਮਤੀ ਜਿਹ _ਜਗਤ _ਬਖਾਨਈ। 
ਹੋ ਤਾਹਿ ਰੂਪ ਕੀ ਰਾਸਿ ਸਭੇ ਪਹਿਚਾਨਈ। ੨। 


ਦਹਾਰਾ 
ਕਿਤਕ _ਦਿਨਨ _ਭੀਤਰ ਤਵਨ _ਤ੍ਰਯਾਗੇ _ਪੀਰ _ਪਰਾਨ। 
ਸ੍ਰੀ _ਚਪਲਾਂਗ _ਮਤੀ _ਬਚੀ ਪਾਛੇ _ਜਿਯਤ _ਜਵਾਨ। _੩। 
ਰਾਇ ਖੁਸਾਲ ਭਏ ਕਰੀ ਤਿਨ ਤ੍ਰਿਯ ਪ੍ਰੀਤਿ _ਬਨਾਇ। 
ਭਾਤਿ ਭਾਤਿ ਤਾ ਸੌ ਰਮੀ ਹਿਿਦੈ ਹਰਖ ਉਪਜਾਇ। ੪। 


ਨਿਤ ਪੁਤਿ ਰਾਇ ਖੁਸਾਲ ਤਿਹ ਨਿਜੁ ਗ੍ਰਿਹ ਲੇਤ _ਬੁਲਾਇ। 
ਲਪਟਿ ਲਪਟਿ ਤਾ ਸੋ ਰਮੇ ਭਾਂਗ ਅਫੀਮ ਚੜਾਇ। _੫। 
ਰਮਤ ਰਮਤ ਤ੍ਰਿਯ ਤਵਨ ਕੌ ਰਹਿ ਗਯੋ ਉਦਰ _ਅਧਾਨ। 
ਲੋਗਨ _ਸਭਹਨ ਸੁਨਤ ਹੀ ਐਸੇ _ਕਹਿਯੋ ਸੁਜਾਨ। ੬। 


ਤੇ ਲਿਯੋ। 


ਚਰਿਤ੍ਰ ਪਾਖਿਆਨ ੩੩ 


ਸਾਰੀ ਪੂਜਾ ਨੇ ਜਾਣ ਲਿਆ ਕਿ ਰਾਜਾ ਮਰ ਗਿਆ ਹੈ। ਕਿਸੇ ਨੇ ਵੀ ਭੇਦ ਅਭੇਦ ਨ 
ਪਛਾਣਿਆ। ਕਿਸੇ ਨੇ ਵੀ ਮਾੜਾ ਚੰਗਾ ਨਹੀਂ ਸੋਚਿਆ ਅਤੇ ਛਤ੍ਰ _ਅਤੇ ਚੌਰ ਸਸਿ ਧੁਜ ਦੇ 
(ਸਿਰ) ਉਪਰ ਧਰ _ਦਿੱਤੇ।੮। 
ਚੱਪਣਾ 

ਇਸ ਚਰਿਤੁ ਨਾਲ ਇਸਤਰੀ ਨੇ ਪ੍ਰਿਯ (ਰਾਜੇ) ਨੂੰ ਪਕੜ ਲਿਆ ਜਿਸ ਨੂੰ ਦੂਜੇ ਕੰਨ 
ਤਕ ਕਿਸੇ ਨ ਜਾਣਿਆ। ਰਾਜਾ ਕਹਿ ਕੇ ਸੌਂਕਣ ਸਾੜ ਦਿੱਤੀ ਅਤੇ ਆਪਣੇ ਪੁੱਤਰ ਨੂੰ _ਰਾਜ- 
ਗੱਦੀ ਦੇ ਦਿੱਤੀ।੯। 

/ਏਥੋਂ ਗੰ ਗਰੇਤੂੰਪ/ਮਆਨ ਦੇ ਤੁਆ ਰੇਤ ਦੇ ਮੰਤ ਡੁਪ ਸੰਵਾਦ ਦੇ ੭੧੮ਵੇ' ਗਰੇੜ੍ਹ ਦੀ ਸਮਘਤਨ 

ਭ ਲਭ ਹ/ _25੮/ 85੯੩੫/ _ਲਲਦਾ/ 
ਦੰਹਰਾ 

ਮੁਲਤਾਨ ਵਿਚ ਇਕ ਪੀਰ ਸੀ ਜਿਸ ਦਾ ਨਾਂ ਸ਼ਰਫ ਦੀਨ ਸੀ। _ਉਹ ਖੂੰਟਾਗੜ ਦੇ 
ਨੇੜੇ _ਰਹੀਮਾਬਾਦ ਪਿੰਡ ਵਿਚ ਰਹਿੰਦਾ _ਸੀ।੧। 


੭%/=ਲ 


ਪੀਰ ਨੇ ਇਕ ਚੇਲੇ ਦੀ ਧੀ ਨੂੰ ਮੰਗਵਾ ਕੇ ਆਪਣੇ ਘਰ ਵਿਚ ਬਹੁਤ ਸੁਖ ਪੂਰਵਕ 
ਰਖ _ਲਿਆ। ਉਸ ਨੂੰ ਜਗਤ ਵਿਚ _ਚਪਲਾਂਗ _ਮਤੀ _ਕਿਹਾ ਜਾਂਦਾ ਸੀ। _ਉਸ ਨੂੰ ਸਾਰੇ ਰੂਪ 
ਦੀ _ਰਾਸ ਸਮਝਦੇ _ਸਨ।੨। 


ਗਈ 
ਆਨੰਦ ਵਧਾ ਕੇ ਉਸ ਨਾਲ ਭਾਂਤ ਭਾਂਤ ਦਾ _ਰਮਣ _ਕੀਤਾ।੪। 


ਰੋਜ਼ ਉਹ ਖੁਸ਼ਾਲ ਰਾਇ ਨੂੰ ਘਰ ਬੁਲਾ ਲੈਂਦੀ ਅਤੇ ਭੰਗ ਤੇ ਅਫ਼ੀਮ ਖਵਾ ਕੇ 


ਲਿਪਟ _ਲਿਪਟ ਕੇ ਕਾਮ ਕ੍ਰੀੜਾ _ਕਰਦੀ।੫। (ਉਸ ਨਾਲ) ਰਮਣ ਕਰਦਿਆਂ 
ਨੂ ਠਹਿਰ _ਗਿਆ। ਸਾਰਿਆਂ ਲੋਕਾਂ ਨੂੰ ਸੁਣਾ ਕੇ ਉਸ 


ਰਾਤ ਵੇਲੇ ਪੀਰ ਜੀ ਮੇਰੇ ਘਰ ਆਉਂਦੇ ਹਨ। ਮੇਰੇ ਨਾਲ ਬਹੁਤ ਅਧਿਕ ਪ੍ਰੇਮ ਕਰਦੇ 
ਹਨ। ਉਨ੍ਹਾਂ ਤੋਂ ਤਦ ਮੈਂ ਇਕ ਪੁੱਤਰ ਦੀ ਦਾਤ ਮੰਗ ਲਈ। ਤਦ ਨਾਥ ਨੇ ਕ੍ਰਿਪਾ ਕਰ ਕੇ 
ਮੈਨੂੰ ਪੁੱਤਰ ਦੇ _ਦਿੱਤਾ।੭। 


ਸੀ _ਦਸਮ-ਗ੍ੂੰਥ _ਸਾਹਿਬ 


ਕੇਤਿਕ _ਦਿਨਨ ਪੂਸੂਤ ਪੂਤ ਤਾ ਕੇ ਭਯੋ 
ਸਤਿ ਪੀਰ ਕੋ ਬਚਨ _ਮਾਨਿ _ਸਭਹੂੰ ਲਯੋ 
ਧੰਨ੍ਯ ਧੰਨ੍ਯ _ਅਬਲਾਹਿ _ਖਾਦਿਮਨੁਚਾਰਿਯੋ। 
ਹੋ ਭੇਦ ਅਭੇਦ ਨ ਕਿਨਹੂੰ ਮੂਰਖ ਬਿਚਾਰਿਯੋ। ੮। ੧। 
/ਇਤਾ ਤੂੰ ਗਾਰੈਤ੍ਹਾ ਪਲ੍ਹਯਾਨੇ /ਫ੍ਯਾ ਯੰਰੇਤ੍ਹਂ ਮੰਤ ਡੂਪ' ਸੰਝਾਦੇ ਦੋਇ ਤੌ ਇਨਲਲਿ ਲਾਰੈਤੂ ਸਆਪਤਮਆ 
ਮਤ ਨਭ# ਸਤ? ੨੧੯੭ ੪੨6=/ %ਫਲਹੰ/ 
ਦੰਹਰਾ 
ਆਸਫ ਖਾਂ _ਉਮਰਾਵ ਕੇ ਰਹਤ ਆਠ ਸੈ ਤ੍ਰੀਯ। 
ਨਿਤਿਪੁਤਿ ਰੁਚਿ _ਮਾਨੇ _ਘਨੇ ਅਧਿਕ ਮਾਨ ਸੁਖ _ਜੀਯ। _੧। 
ਦੱਪਲ? 
ਰੋਸਨ ਜਹਾਂ ਤਵਨ ਕੀ ਨਾਰੀ। ਆਪੁ ਹਾਥ _ਜਨੁਕੀਸ _ਸਵਾਰੀ। 
ਆਸਫ ਖਾਂ ਤਾ ਸੌ ਹਿਤ ਕਰੈ। ਵਹੁ ਤ੍ਰਿਯ ਰਸ ਤਾ ਕੇ ਨਹਿ ਢਰੈ। ੨। 


ਮੋਤੀ ਲਾਲ ਸਾਹੁ ਕੋ ਇਕੁ _ਸੁਤ। ਤਾ ਕੋ ਰੂਪ ਦਿਯੋ _ਬਿਧਨਾ ਅਤਿ। 
ਇਹ ਤ੍ਰਿਯ ਤਾਹਿ ਬਿਲੋਕ੍ਯੋ ਜਬ _ਹੀ। _ਲਾਗੀ ਲਗਨ ਨੇਹ ਕੀ ਤਬ ਹੀ। ੩। 


ਤੀਰ _ਬੁਲਾਈ। ਜਾਨਿ ਹੇਤ ਕੀ ਕੈ ਸਮੁਝਾਈ। 
ਸੌ _ਕਹਿਯਹੁ। _ਹਮਰੀ ਓਰ _ਨਿਹਾਰਤ _ਰਹਿਯਹੁ। _੪। 


ਕੇ 


ਏਕ ਤਿਨ 

ਕਹੀ ਮੀਤ 
ਮਵੀਯ 

ਸੀਸੇ ਸਰਾਬ ਕਿ ਫੂਲ ਗੁਲਾਬ ਕਿ ਮਤ ਕਿਧੌ ਮਦਰਾਕਿ ਸੇ ਪ੍ਯਾਰੇ। 

ਬਾਨਨ ਸੇ ਮ੍ਰਿਗ ਬਾਰਨ ਸੇ ਤਰਵਾਨ ਸੇ ਕਿ _ਬਿਖੀ ਬਿਖਿਯਾਰੇ। 

ਨਾਰਿਨ ਕੋ _ਕਜਰਾਰਨ ਕੇ ਦੁਖ ਟਾਰਨ ਹੈ ਕਿਧੌ ਨੀਦ ਨਿੰਦਾਰੇ। 

ਨੇਹ ਜਗੇ ਕਿ ਚੌਗੇ ਰੰਗ ਕਾਹੂ ਕੇ ਮੀਤ ਕੇ ਨੈਨ ਸਖੀ ਰਸਿਯਾਰੇ। ੫। 


੭%/ਤੜਲ 
ਚੰਦ ਚਾਂਦਨੀ ਰਾਤਿ ਸਜਨ ਸੋ ਪਾਈਯੈ 
ਗਹਿ ਗਹਿ ਤਾ ਕੇ ਅੰਗ ਗਰੇ ਲਪਟਾਇਯੈ। 
ਪਲ ਪਲ ਬਲਿ ਬਲਿ ਜਾਉ ਨ ਛੋਰੋ ਏਕ ਛਿਨ 
ਹੋ ਬੀਤਹਿੰ ਬਰਸ ਪਚਾਸ ਨ ਜਾਨੋ ਏਕ ਦਿਨ। ੬। 


ਪਲ ਪਲ ਬਲਿ ਬਲਿ ਜਾਉ ਪਿਯਾ ਕੋ ਪਾਇ ਕੈ। 
ਨਿਰਖਿ _ਨਿਰਖਿ ਦੋਊ ਨੈਨ ਰਹੋ ਉਰਝਾਇ ਕੈ। 


ਕਰਿ ਅਧਰਨ ਕੋ ਪਾਨ ਅਜਰ ਹ੍ਹੈ ਜਗ ਰਹੋਂ 
ਹੋ ਅਪਨੇ ਚਿਤ ਕੀ ਬਾਤ ਨ ਕਾਹੂ ਸੌ_ਕਹੋ। ੭ 


ਚਰਿਤ੍ਰ ਪਾਖਿਆਨ ੩੫ 


ਕਿਤਨਿਆਂ ਦਿਨਾਂ ਤੋਂ ਬਾਦ ਉਸ ਦੇ ਘਰ ਲੜਕਾ ਪੈਦਾ ਹੋਇਆ। ਸਭ ਨੇ ਪੀਰ ਦਾ 
ਬਚਨ _ਸਚ _ਮੌਨ _ਲਿਆ। ਉਸ ਇਸਤਰੀ ਦੇ ਨੌਕਰਾਂ ਨੇ ਵੀ ਧੰਨ ਧੰਨ _ਕਿਹਾ। ਪਰ ਕਿਸੇ 
ਮੂਰਖ ਨੇ ਵੀ ਭੇਦ ਅਭੇਦ ਦੀ ਗੱਲ ਨ ਵਿਚਾਰੀ।੮। 


/ਏਥੋਂ ਨੰ ਲੰਰਤੁੱਪ/ਮਆਨ ਦੇ ਤੁੰਆ ਲਾੰਰਤਹ ਦੇ ਆਹਾ ਭੂਆ ਸੰਵਾਏ ਦੇ ੨੧੯ਵੈ' ਲਾਠਤ੍ਹ ਟੀ ਸ਼ਮਪਤੀ 
ਭਾ ਲਭ _ਹੈ/ _25੧੯/ ੪੨੭੨੪ ਲਲਦਾ/ 


ਦੰਹਰਾ 

ਆਸਫ਼ ਖ਼ਾਨ _ਉਮਰਾਓ _ਕੋਲ _ਔਠ ਸੌ ਇਸਤਰੀਆਂ ਰਹਿੰਦੀਆਂ ਸਨ। _ਉਹ _ਹਰ ਰੋਜ਼ 
ਮਨ ਵਿਚ ਬਹੁਤ ਸੁਖ ਮੌਨਾ ਕੇ ਉਨ੍ਹਾਂ ਵਿਚ ਰੁਚੀ ਲੈਂਦਾ ਸੀ।੧। 
ਚੱਪਲਾਂ 


ਉਸ ਦੀ (ਇਕ) ਇਸਤਰੀ ਰੋਸ਼ਨ ਜਹਾਂ _ਸੀ_ਜਿਸ ਨੂੰ ਮਾਨੋ ਪ੍ਰਭੂ ਨੇ _ਆਪਣੇ ਹੱਥਾਂ 
ਨਾਲ ਬਣਾਇਆ ਹੋਵੇ। _ਆਸਫ਼ ਖਾਂ ਉਸ ਨਾਲ _ਬਹਤੁ ਪ੍ਰੇਮ ਕਰਦਾ ਸੀ, ਪਰ ਉਹ ਇਸਤਰੀ 
ਉਸ _ਵਲ ਰੁਚਿਤ ਨਹੀਂ ਹੁੰਦੀ ਸੀ।੨। 

(ਉਥੇ) ਮੋਤੀ ਲਾਲ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ ਜਿਸ ਨੂੰ ਪਰਮਾਤਮਾ ਨੇ ਬਹੁਤ 
ਰੂਪ ਦਿੱਤਾ ਸੀ। ਇਸ ਇਸਤਰੀ ਨੇ ਜਦ ਉਸ ਨੂੰ ਵੇਖਿਆ, ਤਦ ਤੋਂ ਹੀ ਉਸ ਨਾਲ ਪ੍ਰੇਮ 
ਕਰਨ _ਲਗੀ।੩ 

ਉਸ ਨੇ ਆਪਣੀ ਇਕ ਸਖੀ ਨੂੰ ਕੋਲ ਬੁਲਾਇਆ। ਉਸ ਨੂੰ (ਆਪਣਾ) ਹਿਤੂ ਜਾਣ ਕੇ 
ਸਮਝਾਇਆ। ਮੇਰੀ ਗੱਲ ਜਾ ਕੇ ਮਿਤਰ ਨੂੰ ਕਹੀਂ ਕਿ ਮੇਰੇ ਵਲ ਕ੍ਰਿਪਾ ਦ੍ਰਿਸ਼ਟੀ ਕਰਦਾ 
ਰਹੇ ।੪ 
ਹਾਵੀ 

(ਉਸ ਇਸਤਰੀ ਨੇ ਅਖਵਾ ਭੇਜਿਆ--) ਹੇ ਪਿਆਰੇ! ਤੇਰੇ ਨੈਣ ਸ਼ਰਾਬ ਭਰੇ ਸ਼ੀਸ਼ੇ ਦੇ 
ਜਾਮ _ਹਨ, ਜਾਂ ਗੁਲਾਬ ਦੇ ਫੁਲ ਹਨ ਜਾਂ ਸ਼ਰਾਬ ਨਾਲ ਮਦਮਸਤ _ਹਨ। _ਬਾਣਾਂ ਵਰਗੇ ਹਨ 
ਜਾਂ ਹਿਰਨ ਦੇ ਬਚਿਆਂ ਵਰਗੇ ਹਨ, ਜਾਂ ਤਲਵਾਰਾਂ (ਵਰਗੇ _ਤਿਖੇ ਹਨ) ਜਾਂ ਜ਼ਹਿਰੀਲੇ ਸੱ 


ਭਰੇ ਹੋਏ ਹਨ। ਪ੍ਰੇਮ ਵਿਚ ਜਾਗੇ ਹੋਏ ਹਨ, ਜਾਂ ਕਿਸੇ ਦੇ ਰੰਗ ਵਿਚ _ਰੋਗੇ ਹੋਏ _ਹਨ। 
ਸਖੀ! ਮੇਰੇ ਪ੍ਰੀਤਮ ਦੇ ਨੈਣ ਬਹੁਤ _ਰਸ-ਯੁਕਤ _ਹਨ।੫। 
੭%/ੜਲ 


ਜੇ ਚੰਦ ਚਾਂਦਨੀ ਰਾਤ ਵਿਚ ਸੌਜਨ ਨੂੰ ਪ੍ਰਾਪਤ ਕਰ ਲਈਏ ਤਾਂ ਉਸ ਦੇ ਸ਼ਰੀਰ ਨੂੰ 
ਪਕੜ _ਪਕੜ ਕੇ _ਗੱਲੇ ਨਾਲ ਲਗਾਇਆ _ਜਾਏ। ਉਸ ਉਤੇ ਪਲ ਪਲ _ਵਾਰਦੇ ਹੋਇਆਂ 
ਇਕ ਛਿਣ ਲਈ ਵੀ ਨ ਛਡੀਏ। ਪੰਜਾਹ ਵਰ੍ਹਿਆਂ ਦੇ ਬੀਤਣ ਨੂੰ ਇਕ ਦਿਨ ਦੇ ਬੀਤਣ ਦੇ 


ਸਮਾਨ _ਵੀ ਨ _ਸਮਝੀਏ।੬। 


ਪ੍ਰੀਤਮ ਨੂੰ ਪ੍ਰਾਪਤ ਕਰ _ਕੇ ਪਲ ਪਲ ਉਸ ਤੋਂ ਵਾਰਨੇ _ਜਾਵਾਂ। ਉਸ ਦੇ ਦੋਵੇਂ ਨੈਣ 
ਵੇਖ ਵੇਖ ਕੇ ਉਲਝੀ _ਰਹਾਂ। ਉਸ ਦੇ ਹੋਠਾਂ ਨੂੰ ਚੂਸ ਕੇ ਜਗ ਵਿਚ ਜਵਾਨ ਹੋਈ ਰਹਾਂ। 


ਆਪਣੇ ਮਨ ਦੀ ਗੱਲ ਕਿਸੇ ਨੂੰ ਨ ਕਹਾਂ।੭। 


੩ ੬ 


ਸੀ _ਦਸਮ-ਗ੍ਰੰਥ _ਸਾਹਿਬ 


ਮਰਿ ਕੈ ਹੋਇ ਚੁਰੈਲ ਲਲਾ ਕੋ _ਲਾਗਿਹੋ। 

ਟੂਕ ਕੋਟਿ ਤਨ ਹੋਇ ਨ ਤਿਹ ਤਜਿ ਭਾਗਿਹੋ। 
ਬਿਰਹ ਸਜਨ _ ਕੇ ਬਧੀ ਦਿਵਾਨੀ ਹ੍ਹੈ ਮਰੋ 

ਹੋ ਪਿਯ ਪਿਯ ਪਰੀ ਕਬਰ ਕੋ ਬੀਚ ਸਦਾ ਕਰੋਂ। ੮। 
ਕਾਜੀ ਜਹਾ ਅਲਹ ਹ੍ਹੈ ਨ੍ਯਾਇ _ਚੁਕਾਇ ਹੈ। 
ਸਭ ਰੂਹਨ ਕੋ ਅਪੁਨ! ਨਿਕਟ ਬੁਲਾਇ ਹੈ। 

ਤਹਾ ਠਾਢੀ ਹੂ ਜ੍ਰਾਬ ਨਿਡਰ ਹ੍ਹੈ ਮੈ _ਕਰੋ। 

ਹੋ ਇਸਕ ਤਿਹਾਰੇ ਪਗੀ ਨ_ਕਾਨਿ ਕਛੂ ਧਰੋ। ੯। 
ਨਿਰਖਿ _ਲਲਾ ਕੋ ਰੂਪ _ਦਿਵਾਨੇ ਹਮ _ਭਏ। 

ਬਿਨ ਦਾਮਨ ਕੇ ਦਏ ਸਖੀ ਬਿਕਿ ਕੈ ਗਏ। 
ਕਰਿਯੋ ਵਹੈ ਉਪਾਇ ਜੋ _ਮਿਲਿਯੈ ਜਾਇ ਕੈ। 
ਹੋ ਸਭ ਸਖਿ ਤੇਰੋ ਦਾਰਿਦ ਦੇਉ ਬਹਾਇ ਕੈ। ੧0। 


ਦੰਹਰਾ 


ਲਖਿ ਆਤੁਰ ਤਾ ਕੋ ਸਖੀ ਚਲੀ ਤਹਾ ਤੇ ਧਾਇ। 
ਮਨ __ ਭਾਵੰਤਾ _ਮਾਨਨੀ _ਦੀਨੋ ਮੀਤ _ਮਿਲਾਇ। _੧੧। 


੭%/ੜਲ 
ਮਨ _ਭਾਵੰਤਾ ਮੀਤ _ਕੁਅਰਿ ਜਬ _ਪਾਇਯੋ। 
ਸਕਲ ਚਿਤ ਕੋ ਸੁੰਦਰਿ ਸੋਕ ਮਿਟਾਇਯੋ। 
ਤਾ ਕੋ ਭੋਗਨ ਭਰੀ ਤਰੁਨਿ ਤਾ ਕੀ ਭਈ। 
ਹੋ _ਆਸਫ ਖਾਨ ਬਿਸਾਰਿ_ਹਿਰਿਦੈ ਤੇ ਦੇਤ ਭੀ। ੧੨। 


ਕਿਯ _ਬਿਚਾਰ ਚਿਤ ਕਿਹ ਬਿਧਿ ਪਿਯ ਕਉ ਪਾਇਯੈ। 
ਅਸਫ ਖਾਂ ਕੇ ਘਰ ਤੇ ਕਿਹ ਬਿਧਿ ਜਾਇਯੈ। 
ਭਾਖਿ ਭੇਦ ਤਾ ਕੌ ਗ੍ਰਿਹ ਦਯੋ ਪਠਾਇ ਕੈ। 
ਹੋ ਸੂਰ ਸੂਰ ਕਹਿ _ਭੂਮਿ ਗਿਰੀ ਮੁਰਛਾਇ ਕੈ। ੧੩। 


ਸੂਰ ਸੂਰ ਕਰਿ ਗਿਰੀ ਜਨੁਕ ਮਰਿ ਕੇ ਗਈ। 
ਡਾਰਿ ਸੰਦੂਕਿਕ ਮਾਝ _ਗਾਡਿ ਭੂਅ ਮੈ ਦਈ। 
ਕਾਢਿ ਸਜਨ ਲੈ ਗਯੋ ਤਹਾ ਤੇ ਆਨਿ ਕੈ। 


ਹੋਂ ਲੈ ਅਪੁਨੀ ਤ੍ਰਿਯ ਕਰੀ ਅਧਿਕ ਰੁਚਿ ਮਾਨਿ ਕੈ। ੧੪। 


/ਏਤਾ ਸੰ ਲਾਰਤ੍ਹ ਪਖੂਯਾਨੇ /$ੈਯਾ ਲਾੰਰਤ੍ਹੇ ਮੰਤ ਝੂਪ ਸੰਭਾਦੇ ਦੋਇ ਸੇ ਲੀਸ਼ ਲਠਤ ਸ਼ਘਤਨ 


ਮਤ ਲਭਆ ਸਤ ੨੨6੪ ੪੨੧੮੭ %#ਫਜ.'/ 


ਚਰਿਤ੍ਰ ਪਾਖਿਆਨ ੩੭ 


ਮਰਨ ਤੇ ਵੀ _ਚੁੜੇਲ ਬਣ ਕੇ ਪ੍ਰੀਤਮ ਨੂੰ _ਚੰਬੜ _ਜਾਵਾਂ। ਸ਼ਰੀਰ ਦੇ ਭਾਵੇਂ ਬੇਸ਼ੁਮਾਰ 
ਟੋਟੇ ਹੋ ਜਾਣ (ਤਾਂ ਵੀ ਉਸ ਨੂੰ) ਛਡ ਕੇ ਨ ਭਜਾਂ। ਸੱਜਨ ਦੇ ਬਿਰਹੋਂ ਦੀ ਵਿੰਨ੍ਹੀ ਹੋਈ 
ਦੀਵਾਨੀ ਹੋਕੇ _ਮਰ _ਜਾਵਾਂ। _ਅਤੇ ਕਬਰ _ਵਿਚ ਪਈ _ਪਈ _ਸਦਾ ਪ੍ਰੀਤਮ ਪ੍ਰੀਤਮ ਕਰਦੀ 


ਜਿਥੇ _ਅਲ੍ਹਾ ਕਾਜ਼ੀ ਹੋ ਕੇ ਨਿਆਂ ਕਰੇਗਾ _ਅਤੇ _ਸਾਰੀਆਂ ਰੂਹਾਂ ਨੂੰ ਆਪਣੇ _ਕੋਲ 


ਬੁਲਾਏਗਾ। ਉਥੇ ਡਟ ਕੇ ਅਤੇ ਨਿਰਭੈ ਹੋਕੇ ਜਵਾਬ ਦਿਆਂਗੀ ਕਿ ਹੇ ਪਿਆਰੇ! ਮੈਂ ਤੇਰੇ 
ਇਸ਼ਕ ਵਿਚ _ਗ਼ਰਕੀ ਹੋਈ ਕਿਸੇ ਦੀ ਪਰਵਾਹ ਨਹੀਂ ਕਰਦੀ।੯। 


ਪ੍ਰੀਤਮ ਦਾ ਰੂਪ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ। ਹੇ ਸਖੀ! ਮੈਂ ਬਿਨਾ ਦੰਮਾਂ ਦੇ 
ਦਿਤਿਆਂ ਵਿਕ ਗਈ ਹਾਂ। ਉਹ _ਉਪਾ ਕਰ ਜਿਸ ਕਰ ਕੇ ਉਸ ਨੂੰ ਜਾ ਮਿਲਾਂ। (ਕਾਮਯਾਬ 
ਹੋਣ ਤੇ) ਹੇ ਸਖੀ! ਮੈਂ ਤੇਰੀ ਸਾਰੀ ਗ਼ਰੀਬੀ ਦੂਰ _ਕਰ _ਦਿਆਂਗੀ।੧0। 


ਦੰਹਰ” 
ਉਸ ਦੀ ਬੇਹਬਲਤਾ ਨੂੰ ਵੇਖ ਕੇ ਸਖੀ ਉਥੋਂ ਜਲਦੀ ਨਾਲ ਚਲ _ਪਈ। _ਉਸ _ਮਾਣਮਤੀ 
ਇਸਤਰੀ ਨਾਲ _(ਉਸ ਦਾ) ਮਨ ਚਾਹਿਆ ਮਿਤਰ _ਮਿਲਾ _ਦਿੱਤਾ।੧੧। 


੭%/=ਲ 


ਮਨਚਾਹਿਆ ਮਿਤਰ ਜਦ ਇਸਤਰੀ ਨੇ ਪ੍ਰਾਪਤ ਕਰ _ਲਿਆ ਤਾਂ ਸੁੰਦਰੀ ਨੇ (ਆਪਣੇ) 
ਦਿਲ ਦਾ ਸਾਰਾ ਦੁਖ ਦੂਰ _ਕਰ _ਦਿੱਤਾ। ਉਸ ਨਾਲ ਭਰਪੂਰ ਭੋਗ ਕਰ _ਕੇ ਇਸਤਰੀ ਉਸ 
ਦੀ ਹੀ ਹੋ ਗਈ। ਆਸਫ਼ ਖ਼ਾਨ ਨੂੰ (ਉਸ ਨੇ) ਹਿਰਦੇ ਤੋਂ ਭੁਲਾ ਦਿੱਤਾ।੧੨। 


(ਉਸ ਨੇ ਆਪਣੇ) ਮਨ ਵਿਚ ਵਿਚਾਰ ਕੀਤਾ ਕਿ ਕਿਸ ਢੰਗ ਨਾਲ ਪ੍ਰੀਤਮ ਨੂੰ ਪ੍ਰਾਪਤ 


ਕੀਤਾ ਜਾਏ। ਅਤੇ ਆਸਫ਼ ਖ਼ਾਨ ਦੇ ਘਰ ਤੋਂ ਕਿਵੇਂ ਖਿਸਕਿਆ _ਜਾਏ। ਉਸ (ਮਿਤਰ) ਨਾਲ 
ਸਾਰੀ ਭੇਦ ਭਰੀ ਗੱਲ ਕਰ ਕੇ ਘਰੋਂ ਭੇਜ ਦਿੱਤਾ ਅਤੇ 'ਸੂਲ ਸੂਲ” ਕਹਿ ਕੇ ਧਰਤੀ ਉਤੇ 
ਬੇਹੋਸ਼ ਹੋਕੇ ਡਿਗ ਪਈ।੧੩। 


ਸੂਲ ਸੂਲ” ਕਹਿੰਦੀ ਹੋਈ ਡਿਗ ਪਈ ਮਾਨੋ ਮਰ ਗਈ ਹੋਵੇ। ਉਸ ਨੂੰ (ਘਰ ਵਾਲਿਆਂ 
ਨੇ) ਸੰਦੂਕ ਵਿਚ ਪਾ ਕੇ ਧਰਤੀ ਵਿਚ ਗਡ ਦਿੱਤਾ। ਸੌਜਨ ਆ ਕੇ ਉਥੋਂ ਕਢ ਕੇ ਲੈ ਗਿਆ 
ਅਤੇ ਬਹੁਤ ਪ੍ਰਸੰਨਤਾ ਨਾਲ _ਉਸ ਨੂੰ ਆਪਣੀ ਇਸਤਰੀ _ਬਣਾ _ਲਿਆ।੧੪। 
ਦੰਹਰਾ 

(ਉਸ ਇਸਤਰੀ ਦੇ ਚਰਿਤਰ ਦਾ) ਭੇਦ ਅਭੇਦ ਮੂਰਖ _(ਆਸਫ਼ _ਖ਼ਾਨ) ਕੁਝ ਨ ਪਛਾਣ 
ਸਕਿਆ। ਇਹੀ ਸਮਝਿਆ ਕਿ ਪ੍ਰਾਣਾਂ ਨੂੰ ਛਡ ਕੇ ਬਹਿਸ਼ਤ (ਸਵਰਗ) _ਵਿਚ _ਚਲੀ ਗਈ 
ਹੈ।੧੫। 

/ਏਥੋਂ ਗੰ ਗਰੇਤੂੰੱਪ/ਮਆਨ ਦੇ ਤੂਆ ਗਾਰੇਤੂ ਦੇ ਅੰਹ ਭੂਪ ਸੰਵਾਦ ਦੇ ੨੭੭੬ ਗਰੈੜ੍ਹ ਦੀ ਸਆਘਤਨੀ 

ਭਾ ਲਭ _ਹੰ/ _2੨6/ ੪2੨5੮/ ਚਲਦਾ? 


ਪਰਮ ਰੂਪ ਤਨ ਤਾਹਿ ਬਿਰਾਜੈ। 


ਦੰਹਰਾ” 
ਈਸਫ _ਜੈਯਨ ਮੋਰ ਹੈ ਸੰਮਨ ਖਾਨ _ਪਠਾਨ। 
ਤੁਮਨ _ਪਠਾਨਨ ਕੇ ਤਿਸੈ ਸੀਸ _ਝੁਕਾਵਤ ਆਨਿ। ੧। 


ਚੱਪਲਾਂ 


ਸ੍ਰੀ ਮ੍ਰਿਗਰਾਜ ਮਤੀ ਤਾ ਕੀ ਤ੍ਰਿਯ। ਬਸੀ ਰਹੈ ਰਾਜਾ ਕੇ ਨਿਤਿ ਜਿਯ। 
ਪਸੁਪਤਿ _ਰਿਪੁ _ਨਿਰਖਤ ਦੁਤਿ ਲਾਜੈ। ੨। 


ਦੰਹਾਰਾ 
ਸਾਦੀ ਖਾਨ ਤਹਾ _ਹੁਤੋ ਇਕ _ਪਠਾਨ ਕੋ _ਪੂਤ। 
ਅਧਿਕ ਪ੍ਰਭਾ ਤਾ ਕੀ ਦਿਪੈ ਨਿਰਖਿ ਰਹਿਤ ਪੁਰਹੂਤ। ੩। 


੭%#=ੜਾਲ਼ 
ਤਿਹ ਰਾਨੀ ਤਾ ਕੋ ਗ੍ਰਿਹ ਲਿਯੋ ਬੁਲਾਇ ਕੈ। 
ਲਪਟਿ ਲਪਟਿ ਤਿਹ ਸਾਥ ਰਮੀ ਸੁਖ ਪਾਇ ਕੈ। 
ਤਬ ਹੀ ਲੋਕਹਿ ਕਹਿਯੋ ਨ੍ਰਿਪਤਿ ਸੌ ਜਾਇ ਕਰਿ। 


੨ 


ਹੋ ਖੜਗ ਹਾਥ ਗਹਿ ਰਾਵ ਪਹੂਚ੍ਯੋ ਆਇ ਕਰਿ। ੪। 


ਨ੍ਿਪ ਕਰਿ ਖੜਗ _ਬਿਲੋਕ ਅਧਿਕ ਅਬਲਾ _ਡਰੀ। 
ਚਿਤ ਅਪਨੈ ਕੇ ਬੀਚ ਇਹੈ ਚਿੰਤਾ ਕਰੀ। 

ਗਹਿ ਕ੍ਰਿਪਾਨ ਤਤਕਾਲ ਮੀਤ ਕੋ ਮਾਰਿ _ਕੈ। 
ਹੋ ਟੂਕ ਟੂਕ ਕਰਿ ਦਿਯੋ ਦੇਗ ਮੈ ਡਾਰਿ ਕੈ। ੫। 


ਡਾਰਿ ਦੇਗ ਤਰ ਆਗ ਦਈ ਔਟਾਇ ਕੈ। 

ਬਹੁਰਿ ਸਗਲ ਤਿਹ _ਭਖਿ ਗਈ ਮਾਸੁ ਬਨਾਇ ਕੈ। 
ਸਗਰੋ ਸਦਨ _ਨਿਹਾਰਿ _ਚਕ੍ਰਿਤ ਰਾਜਾ _ਰਹਿਯੋ। 

ਹੋ ਭੇਦ ਦਾਇਕਹ _ਹਨ੍ਯੋ ਝੂਠ ਇਨ ਮੁਹਿ ਕਹਿਯੋ। ੬। 


ਦੰਹਰਾ 
ਪ੍ਰਥਮ ਭੋਗ ਕਰਿ ਭਖਿ ਗਈ ਭੇਦ ਦਾਇਕਹ _ਘਾਇ। 
ਰਾਜਾ ਤੇ ਸਾਚੀ ਰਹੀ ਇਹ ਛਲ ਛਿਦੁ ਬਨਾਇ। ੭। ੧। 


/ਏਤਾ ਤਾੰ ਗਾਰੜ੍ਹ ਘਲੂਯਾਨੋ ਤਰਲ ਲਾਰਤ੍ਹ ਅਤੀ ਭੂਪ ਸੰਭਾਦੇ ਦੋਇ ਸੌ /ਇਕੰਨ ਲਾਰੇਤ੍ੂਰ ਗ਼ਆਮਤਮਆ 


ਮਤ ਨਭਨਆ ਡਤ/ _੨੨੧/ ੪੨੨੫੭ ਆਫਲੂੰ/ 


ਦੰਹਰਾ 
ਮੈ ਅਕਬਰ _ਗਏ _ਏਕ _ਬਿਲੋਕ੍ਯੋ _ਬਾਗ। 
ਭਈ ਆੰਥੈ _ਨਿਰਖਿ _ਰੋਸਨ ਭਯੋ ਦਿਮਾਗ। _੧। 
ਮਤੀ ਇਕ _ਭਾਮਨੀ ਅਕਬਰ ਕੇ ਗ੍ਰਿਹ ਮਾਹਿ। 
ਕੀ ਸਮ ਤਿਹੁੰ ਲੋਕ ਮੈ ਰੂਪਵਤੀ ਕਹੂੰ _ਨਾਹਿ। ੨। 


ਰੰ 


੧ ਗੱ ਕੰ 


ਚਰਿਤ੍ਰ ਪਾਖਿਆਨ ੩੯ 


ਦੰਹਰਾ 

ਸੰਮਨ _ਖ਼ਾਨ _ਪਠਾਣ _ਈਸਫ਼-ਜ਼ੈਯਾਂ _ਦਾ _ਮੁਖੀਆ _ਸੀ। ਪਠਾਣਾਂ ਦੇ _ਕਬੀਲੇ _('ਤੁਮਨ”) 
ਉਸ ਨੂੰ ਆ ਕੇ ਸੀਸ ਝੁਕਾਉਂਦੇ ਸਨ।੧। 
ਚੱਪਲਾਂ 


ਉਸ ਦੀ ਪਤਨੀ ਦਾ ਨਾਂ ਮਿਗਿਰਾਜ ਮਤੀ ਸੀ ਜੋ ਸਦਾ ਰਾਜੇ ਦੇ ਹਿਰਦੇ ਵਿਚ ਵਸੀ 
ਰਹਿੰਦੀ ਸੀ। ਉਸ ਦਾ ਸ਼ਰੀਰ ਬਹੁਤ ਹੀ ਸੁੰਦਰ ਸੀ। ਉਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਕਾਮ 
ਦੇਵ (ਪਸੁਪਤਿ ਰਿਪੁ”) ਵੀ ਸ਼ਰਮਿੰਦਾ ਹੁੰਦਾ ਸੀ।੨। 
ਦੰਹਰਾ 

ਉਥੇ ਸ਼ਾਦੀ ਖਾਨ ਨਾਂ ਦਾ ਇਕ ਪਠਾਣ ਦਾ ਪੁੱਤਰ ਸੀ। ਉਸ ਦੀ ਅਤਿ ਅਧਿਕ 
ਸੁੰਦਰਤਾ ਦੀ ਚਮਕ ਨੂੰ ਇੰਦਰ _ਵੀ ਵੇਖਦਾ ਰਹਿੰਦਾ _ਸੀ।੩। 


੭%/=ਲ 


ਉਸ ਰਾਣੀ ਨੇ ਉਸ ਨੂੰ (ਇਕ ਦਿਨ) ਘਰ ਬੁਲਾ ਲਿਆ। ਉਸ ਨਾਲ _ਲਿਪਟ _ਲਿਪਟ 
ਕੇ ਸੁਖ ਪੂਰਵਕ _ਰਮਣ _ਕਰਨ _ਲਗੀ। _ਤਦ ਲੋਕਾਂ ਨੇ ਰਾਜੇ ਨੂੰ ਜਾ ਕੇ ਕਿਹਾ। ਰਾਜਾ ਹੱਥ 
ਵਿਚ ਤਲਵਾਰ ਲੈ ਉਥੇ ਆ ਪਹੁੰਚਿਆ।੪। 


ਰਾਜੇ ਦੇ ਹੌਥ ਵਿਚ ਤਲਵਾਰ ਵੇਖ ਕੇ ਇਸਤਰੀ ਬਹੁਤ ਡਰ ਗਈ ਅਤੇ ਆਪਣੇ ਮਨ 
ਵਿਚ ਇਹ ਸੋਚਿਆ। (ਫਿਰ ਉਸ ਨੇ) ਹੱਥ ਵਿਚ ਤਲਵਾਰ ਪਕੜ ਕੇ ਮਿਤਰ ਨੂੰ ਮਾਰ ਦਿੱਤਾ 
ਅਤੇ ਟੋਟੇ ਟੋਟੇ ਕਰ ਕੇ ਦੇਗ ਵਿਚ ਪਾ ਦਿੱਤਾ।੫। 


ਦੇਗ ਵਿਚ ਪਾ ਕੇ ਉਸ ਦੇ ਹੇਠਾਂ ਅੰਗ ਬਾਲ ਦਿੱਤੀ। ਫਿਰ (ਉਸ ਦੇ) ਸਾਰੇ ਮਾਸ ਨੂੰ 
ਪਕਾ ਕੇ ਖਾ ਗਈ। ਸਾਰਾ ਮਹੌਲ (ਬਿਨਾ ਕਿਸੈ ਗ਼ੈਰ ਦੇ) ਵੇਖ ਕੇ ਰਾਜਾ ਹੈਰਾਨ ਹੋਇਆ 
ਅਤੇ ਭੇਦ ਦਸਣ ਵਾਲੇ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਮੈਨੂੰ ਝੂਠ ਕਿਹਾ _ਸੀ।੬। 


ਦੰਹਰਾ” 
ਪਹਿਲਾਂ ਭੋਗ ਕਰ ਕੇ (ਫਿਰ ਯਾਰ ਨੂੰ) ਖਾ ਗਈ ਅਤੇ ਭੇਦ ਦਸਣ ਵਾਲੇ ਨੂੰ ਮਰਵਾ 
ਦਿੱਤਾ। ਇਸ ਤਰ੍ਹਾਂ ਛਲ ਚਰਿਤ੍ਰ _ਕਰ _ਕੇ (ਰਾਣੀ) ਰਾਜੇ ਕੋਲ ਸਚੀ ਬਣ _ਗਈ।੭। 


/ਏਥੋਂ ਨੰ ਯਾਰੇਤੂੱਪ/ਮਆਨ ਦੇ ਤਆ ਲਾਰਤੂ ਦੇ ਮੰਡੀ ਭੂਖ ਸੰਵਾਦ ਦੇ ੨੨5ਵੈ' ਲਾਠਤ੍ਹ ਟੀ ਸਮਾਪਤੀ 
ਅਠ ਲਭ ਹੈ/ _2੭੧/ ੪੨੨੦/ ਚਲਦਾ? 


ਕਾਬਲ ਦੇਸ ਵਿਚ ਅਕਬਰ ਬਾਦਸ਼ਾਹ ਨੇ ਜਾ ਕੇ ਇਕ ਬਾਗ਼ _ਵੇਖਿਆ। (ਜਿਸ ਨੂੰ) 


ਤਕ ਕੇ ਉਸ ਦੀਆਂ ਅਖਾਂ ਠੰਢੀਆਂ ਹੋ ਗਈਆਂ ਅਤੇ ਦਿਮਾਗ਼ ਰੌਸ਼ਨ ਹੋ _ਗਿਆ।੧। ਭੋਗ 
ਮਤੀ ਨਾਂ ਦੀ ਇਕ ਇਸਤਰੀ ਅਕਬਰ _ਦੇ ਘਰ ਵਿਚ (ਰਹਿੰਦੀ) ਸੀ। ਉਸ ਵਰਗੀ ਸੁੰਦਰ 
ਇਸਤਰੀ ਤਿੰਨਾਂ ਲੋਕਾਂ ਵਿਚ ਨਹੀਂ _ਸੀ।੨। 


੪0 ਸੀ _ਦਸਮ-ਗ੍ਰੰਥ _ਸਾਹਿਬ 


%7ਤਲ 
ਏਕ ਸਾਹ ਕੋ ਪੂਤ ਗੁਲ ਮਿਹਰ ਭਾਖੀਯੈ। 
ਤਾ ਕੀ ਪ੍ਰਭਾ ਸਮਾਨ ਕਹੋ ਕਿਹ _ਰਾਖੀਐ। 
ਅਪੁਮਾਨ _ਤਿਹ _ਪੂਭਾ _ਜਗਤ ਮੈ _ਜਾਨਿਯੈ। 
ਹੋ ਅਸੁਰੇਸ ਦਿਨ ਨਾਥ ਕਿ ਸਸਿ ਕਰਿ ਮਾਨਿਯੈ। ੩। 
ਦੱਪਣ? 
ਭੋਗ ਮਤੀ ਨਿਰਖਤ ਤਿਹ ਭਈ। ਮਨ ਬਚ ਕ੍ਰਮ ਬਸਿ ਹ੍ਹੈ ਗਈ। 
ਚਿਤ ਕੇ ਬਿਖੈ _ਬਿਚਾਰਿ _ਬਿਚਾਰਿਯੋ। _ਏਕਹਿ _ਦੂਤਨ ਪ੍ਰਗਟ _ਉਚਾਰਿਯੋ। _੪। 


ਦੰਹਰਾ 
ਸੁਨਹੁ ਸਖੀ ਗੁਲ ਮਿਹਰ ਕੌ ਦੀਜੈ ਮੋਹਿ ਮਿਲਾਇ। 
ਜਨਮ _ਜਨਮ _ਦਾਰਿਦੂ _ਤਵ ਦੈਹੋਂ ਸਕਲ _ਮਿਟਾਇ। _੫। 
ਚੱਪਣਾ 
ਐਸੇ ਬਚਨ ਸੁਨਤ ਸਖੀ ਭਈ। ਤਤ ਛਿਨ ਦੌਰਿ ਤਹਾ ਹੀ ਗਈ। 
ਭਾਤਿ _ਭਾਤਿ ਤਾ ਕੌ ਸਮੁਝਾਯੋ। ਆਨ ਹਿਤੂ ਕਹ ਮੀਤ _ਮਿਲਾਯੋ। ੬। 
ਦੰਹਰਾ 
ਮਨ _ਭਾਵੰਤਾ ਮੀਤ ਸੁਭ _ਤਰੁਨਿ _ਤਰੁਨ ਕੌ _ਪਾਇ। 
ਰਸ ਤਾ ਕੇ ਰਸਤੀ ਭਈ ਅਕਬਰ ਦਯੋ _ਭੁਲਾਇ। _੭। 
ਤ੍ਰਿਯ ਚਿੰਤਾ ਚਿਤ ਮੈ ਕਰੀ ਰਹੌ ਮੀਤ ਕੇ ਸਾਥ। 
ਅਕਬਰ ਘਰ ਤੇ ਨਿਕਸਿਯੈ ਕਛੁ ਚਰਿਤ੍ਰ ਕੇ ਸਾਥ। ੮। 


%7ਤਲ 
ਕਹਿਯੋ ਮੀਤ ਸੌ ਨਾਰਿ `ਤਵਨਿ ਸਮਝਾਇ _ਕਰਿ। 
ਪ੍ਰਗਟ _ਕਹਿਯੋ _ਪਿਯ _ਸਾਥ _ਚਰਿਤੂ _ਦਿਖਾਇ _ਕਰਿ। 
ਆਪੁਨ ਮੈ ਸ੍ਰੈ ਇਕ ਦੂਮ ਮਾਝ ਗਡਾਇ ਹੋ। 
ਹੋ ਤਹ ਤੇ ਨਿਕਸਿ ਸਜਨ ਤੁਮਰੇ ਗ੍ਰਿਹਿ ਆਇਹੋ। ੯। 
ਦੱਖਣ? 
ਮੀਤ _ਬਿਹਸਿ ਯੋ ਬਚਨ ਉਚਾਰੇ। ਤੁਮ ਐਹੋ ਕਿਹ _ਭਾਤਿ ਹਮਾਰੇ। 
ਤਨਿਕ ਭਨਕ ਅਕਬਰ ਸੁਨਿ ਲੈਹੈ। ਮੁਹਿ ਤੁਹਿ ਕੋ ਜਮ ਲੋਕ ਪਠੈਹੈ। ੧0। 


%7ਤਲ 
ਅਕਬਰ _ਬਪੁਰੋ _ਕਹਾ _ਛਲਹਿ _ਛਲਿ ਡਾਰਿਹੋਂ। 
ਭੇਦ ਪਾਇ _ਨਿਕਸੌਗੀ ਤੁਮੈ _ਬਿਹਾਰਿਹੋਂ। 
ਯਾ ਮੂਰਖ ਕੇ ਸੀਸ ਜੂਤਿਯਨ ਝਾਰਿ _ਕੈ। 
ਹੋਂ ਮਿਲਿਹੌ ਤੁਹਿ ਪਿਯ ਆਇ ਚਰਿਤ੍ਰ ਦਿਖਾਰਿ ਕੈ। _੧੧। 


ਚਰਿਤ੍ਰ ਪਾਖਿਆਨ ੪੧ 


੭%/=ਲ 


ਗੁਲ ਮਿਹਰ ਨਾਂ ਦਾ ਇਕ ਸ਼ਾਹ ਦਾ ਪੁੱਤਰ _ਸੀ। ਉਸ ਦੀ ਸੁੰਦਰਤਾ ਵਰਗਾ ਦਸੋ, 
ਕਿਸ ਨੂੰ ਕਹੀਏ। _ਉਸ ਦੀ ਸੁੰਦਰਤਾ ਨੂੰ ਜਗਤ _ਵਿਚ _ਅਨੂਪਮ ਜਾਣਿਆ ਜਾਂਦਾ _ਸੀ। ਉਹ 
ਨੂੰ ਦੈੱਤ-ਰਾਜ, ਸੂਰਜ _ਅਤੇ _ਚੰਦੂਮਾ _ਵਰਗਾ _ਮੰਨਣਾ ਚਾਹੀਦਾ _ਹੈ।੩। 


ਜੱਪਣਾ 

ਭੋਗ ਮਤੀ ਨੇ ਜਦ ਉਸ ਨੂੰ ਵੇਖਿਆ (ਤਦ) ਮਨ ਬਚ ਕਰਮ ਕਰ ਕੇ ਉਸ ਦੇ ਵਸ 
ਵਿਚ ਹੋ ਗਈ। (ਉਸ ਨੇ) ਮਨ ਵਿਚ ਵਿਚਾਰ ਕੀਤਾ ਅਤੇ ਇਕ ਦੂਤੀ (ਨੂੰ ਬੁਲਾ ਕੇ) ਸਾਫ਼ 
ਕਿਹਾ।੪। 
ਦੰਹਰਾ 


ਹੇ ਸਖੀ! ਸੁਣੋਂ, ਗੁਲ ਮਿਹਰ ਨੂੰ ਮੈਨੂੰ ਮਿਲਾ _ਦਿਓ। ਮੈਂ ਤੇਰੀ ਜਨਮ _ਜਨਮਾਂਤਰਾਂ ਦੀ 
ਗਰੀਬੀ ਕਟ _ਦਿਆਂਗੀ।੫। 
ਜੱਪਣਾ 

ਜਦ ਸਖੀ ਨੇ ਇਹ ਗੱਲ ਸੁਣੀ, (ਤਦ) ਤੁਰਤ ਭਜ ਕੇ ਉਸ ਕੋਲ ਗਈ। ਉਸ ਨੂੰ 
ਕਈ ਤਰ੍ਹਾਂ ਨਾਲ ਸਮਝਾਇਆ ਅਤੇ _ਆ_ ਕੇ ਪ੍ਰਿਯਾ ਨੂੰ ਪ੍ਰੀਤਮ ਮਿਲਾ _ਦਿੱਤਾ।੬। 
ਦੰਹਰਾ 

ਉਹ ਇਸਤਰੀ ਮਨ ਭਾਉਂਦਾ ਸੁੰਦਰ ਮਿਤਰ ਨੂੰ ਪ੍ਰਾਪਤ ਕਰ ਕੇ ਉਸ ਦੇ ਪ੍ਰੇਮ ਵਿਚ 
ਮਗਨ _ਹੋ_ ਗਈ ਅਤੇ ਅਕਬਰ ਨੂੰ ਭੁਲਾ _ਦਿੱਤਾ।੭। ਉਸ ਇਸਤਰੀ ਨੇ ਮਨ ਵਿਚ ਸੋਚਿਆ 
ਕਿ ਮਿਤਰ ਦੇ ਨਾਲ ਹੀ ਰਿਹਾ ਜਾਏ ਅਤੇ ਕਿਸੇ ਚਰਿਤਰ _ਨਾਲ ਅਕਬਰ _ਦੇ _ਘਰ ਤੋਂ 


ਹੇ ਸਜਨ! ਤੇਰੇ ਘਰ ਆ ਜਾਵਾਂਗੀ।੯। 


(ਇਸਤਰੀ ਨੇ ਕਿਹਾ--) ਅਕਬਰ ਤਾਂ ਕੀ (ਮੈਂ ਤਾਂ) ਛਲ ਨੂੰ ਵੀ ਛਲ ਲਵਾਂਗੀ। (ਮੈਂ) 
ਮੌਕਾ ਤਾੜ _ਕੇ ਨਿਕਲ _ਆਵਾਂਗੀ ਅਤੇ ਤੇਰੇ _ਨਾਲ _ਰਮਣ _ਕਰਾਂਗੀ। _ਉਸ _ਮੂਰਖ ਦੇ ਸਿਰ 
ਵਿਚ ਜੁਤੀਆਂ ਮਾਰ ਕੇ ਅਤੇ ਚਰਿਤੂ ਵਿਖਾ ਕੇ ਹੇ ਪ੍ਰਿਯ ! ਤੈਨੂੰ ਆ ਕੇ ਮਿਲਾਂਗੀ।੧੧। 


੪੨ 


ੈ 


ਬਾਂਹ ਮੁਹਿ ਆਇ ਜਗਾਇ। 
ਹੌ ਇਹ ਹੀ ਸੋਈ ਰਹੌ_ਪਨ੍ਹਹਿਨ ਤਾਹਿ ਲਗਾਇ। _੧੩। 


ਚੱਪਲਾਂ 


ਐਸੀ _ਬਾਤ ਸਾਹ ਸੁਨਿ ਪਾਈ। ਲੈ _ਪਨਹੀ ਤਿਹ ਓਰ _ਚਲਾਈ। 
ਜੂਤੀ ਵਹੈ ਹਾਥ _ਤਿਨ ਲਈ। _ਬੀਸਕ _ਝਾਰਿ ਅਕਬਰਹਿ _ਗਈ। _੧੪। 


ਹਜਰਤਿ ਕੋਪ ਅਧਿਕ ਤਬ ਭਰਿਯੋ। ਵਹੈ ਬ੍ਰਿਛ ਮਹਿ ਗਡਹਾ ਕਰਿਯੋ। 
ਤਾ ਮੈ ਐਚਿ ਤਰੁਨ ਵਹ ਡਾਰੀ। ਮੂਰਖ ਬਾਤ ਨ ਕਛੂ _ਬਿਚਾਰੀ। ੧੫। 


%7ਤਲ਼ 
ਤਾਹਿ ਬ੍ਰਿਛ ਮਹਿ ਡਾਰਿ ਆਪੁ ਦਿਲੀ ਗਯੋ। 
ਆਨਿ ਉਕਰਿ ਦੂਮ ਮੀਤ ਕਾਢ ਤਾ ਕੌ ਲਯੋ। 
ਮਿਲੀ _ਤਰੁਨਿ _ਪਿਯ _ਸਾਥ ਚਰਿਤ੍ਰ ਬਨਾਇ _ਬਰਿ। 
ਹੋ ਅਕਬਰ ਕੇ ਸਿਰ ਮਾਝ _ਜੂਤਿਯਨ ਝਾਰਿ ਕਰਿ। ੧੬। ੧। 


/ਏੰਤਾ ਨੰ ਗਾਹੇਤ੍ਹ ਪਲ੍ਯਾਨੇ ਯਾ ਲਾਹੜ੍ਹੇ ਮਹ ਭੂਖ ਨੰਭਾਏ ਲੋਇ ਐਂ ਭਾਣੀਸ਼ ਲਾਂਨਤ_ ਸਨਆਮਤਮ 
ਮਤ ਨਭ#ਆ ਸਤ ੨੦੦/ ੪੨੪5/ #ਫਰੀ/ 


ਚੱਪਲਾਂ 


ਰਾਧਾਵਤੀ ਨਗਰ _ਇਕ _ਭਾਰੋ। _ਆਪੁ _ਹਾਥ _ਜਨੁਕੀਸ _ਸਵਾਰੋ। 
ਕੁਹਰ ਕੇਤੁ ਰਾਜਾ ਤਹ ਰਹਈ। ਛਤਰ ਮਤੀ ਰਾਨੀ ਜਗ _ਕਹਈ। _੧। 


ਤਾ ਕੋ ਅਧਿਕ ਰੂਪ ਉਜਿਯਾਰੋ। ਆਪੁ ਬ੍ਰਹਮ ਜਨੁ _ਕਰਨ _ਸਵਾਰੋ। 
ਤਾ ਸਮ ਤੀਨਿ ਭਵਨ ਤ੍ਰਿਯ ਨਾਹੀ। ਦੇਵ ਅਦੇਵ ਕਹੈ ਮਨ ਮਾਹੀ। ੨। 


ਦਾਹਾਰਾ 
ਹੀਰਾ ਮਨਿ ਇਕ ਸਾਹ ਕੋ ਪੂਤ ਹੁਤੋ ਤਿਹ ਠੌਰ। 
ਤੀਨਿ ਭਵਨ ਭੀਤਰ ਬਿਖੇ ਤਾ ਸਮ ਹੁਤੋ ਨ ਔਰ। ੩। 
ਛਤ੍ਹ ਮਤੀ ਤਿਹ _ਲਖਿ _ਛਕੀ _ਛੈਲ ਛਰਹਰੋਂ _ਜ੍ਰਾਨ। 
ਰੂਪ ਬਿਖੈ ਸਮ ਤਵਨ ਕੀ ਤੀਨਿ ਭਵਨ ਨਹਿ ਆਨ। ੪। 


ਚਰਿਤ੍ਰ ਪਾਖਿਆਨ ੪੩ 


ਉਹ ਜਾਣ ਬੁਝ ਕੇ ਇਕ ਚਿਨਾਰ ਦੇ ਵੱਡੇ ਬ੍ਰਿਛ ਹੇਠਾਂ ਸੌਂ ਗਈ। ਅਕਬਰ ਨੂੰ ਵੇਖ 


ਕੇ ਅਤੇ ਜਾਗ ਕੇ ਅਗਵਾਨੀ ਲਈ _ਅਗੋ' ਨ ਗਈ। (ਅਕਬਰ ਦੇ ਆਣ ਤੇ ਉਸ 
(ਇਸਤਰੀ) ਨੇ ਕਿਹਾ) ਇਸ ਬ੍ਰਿਛ ਦੀ ਛਾਂ ਮੈਨੂੰ ਬਹੁਤ ਚੰਗੀ ਲਗੀ ਹੈ। (ਇਸ ਲਈ) 
ਸੁਖ ਪੂਰਵਕ ਪਈ ਰਹੀ ਹਾਂ ਅਤੇ ਨੀਂਦਰ ਛਡ ਕੇ ਨਹੀਂ ਜਾਗੀ ਹਾਂ।੧੨। 
ਦੰਹਰਾ” 

ਜੇ ਆਪ ਅਕਬਰ ਆ ਕੇ ਮੇਰੀ ਬਾਂਹ ਪਕੜ _ਕੇ _ਜਗਾਵੇ ਤਾਂ ਵੀ ਉਸ ਨੂੰ ਜੁਤੀਆਂ 
ਮਾਰ ਕੇ ਸੁਤੀ _ਰਹਾਂਗੀ।੧੩। 
ਚੱਪਲਾਂ 

ਜਦ ਬਾਦਸ਼ਾਹ ਨੇ ਇਹ ਗੱਲ ਸੁਣੀ ਤਾਂ ਜੁਤੀ ਲੈ ਕੇ ਉਸ ਵਲ ਸੁਟੀ। ਉਹੀ ਜੁਤੀ 
ਉਸ (ਇਸਤਰੀ) ਨੇ ਹੱਥ ਵਿਚ ਲੈ ਲਈ ਅਤੇ ਵੀਹ ਕੁ _(ਜੁਤੀਆਂ) ਅਕਬਰ ਨੂੰ ਮਾਰ 
ਦਿੱਤੀਆਂ।੧੪। 
ਗਿਆ। ਉਸ ਬ੍ਰਿਛ ਦੇ ਹੇਠਾਂ ਹੀ ਟੋਆ ਪੁਟਵਾਇਆ। 
ਵਿਚ ਸੁਟ ਦਿੱਤਾ। ਮੂਰਖ ਨੇ ਕੋਈ ਗੱਲ ਨ _ਸਮਝੀ।੧੫। 


ਉਸ ਨੂੰ ਬ੍ਰਿਛ ਹੇਠਾਂ ਸੁਟ ਕੇ ਬਾਦਸ਼ਾਹ ਆਪ ਦਿੱਲੀ ਚਲਾ ਗਿਆ। ਮਿਤਰ ਨੇ ਆ ਕੇ 
ਕੇ ਉਸ ਨੂੰ ਬਾਹਰ ਕਢ _ਲਿਆ। (ਇਸ ਤਰ੍ਹਾਂ ਦਾ) ਸੁੰਦਰ ਚਰਿਤ੍ਰ ਬਣਾ ਕੇ 
ਵਿਚ _ਜੁਤੀਆਂ ਮਾਰ ਕੇ ਉਹ ਇਸਤਰੀ (ਆਪਣੇ) ਪ੍ਰੀਤਮ ਨੂੰ ਆ 


ਨ 
ਨ 
ਰੋ 


ਜਿਲੀ।੧੬। 


/ਏਥੋ ਨੰ ਲਾਰਤੁੱਪ/ਨਆਨ ਦੇ ਤੁੰਆ ਗਾਨਤ ਦੇ ਆਹਾ ਭੂਪ ਅੰਵਾਦ ਦੇ ੨<੦ਵੈ' ਲਾੰਰਤ੍ਹ ਦੀ ਸਮਾਪਤੀ 
ਭਾ ਲਭ _ਹੈ/ _2੨੦/ ੪੨੪5/ ਚਲਦਾ? 


ਚੱਪਣਾ 

ਚਾਧਾਵਤੀ ਨਾਂ ਦਾ ਇਕ ਵੱਡਾ ਨਗਰ ਸੀ। ਮਾਨੋ ਈਸ਼ਵਰ ਨੇ ਉਸ ਨੂੰ 
ਹੋਵੇ। ਉਥੇ ਕੂਰ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ। (ਉਸ ਦੀ) ਰਾਣੀ ਨੂੰ 
ਕਹਿੰਦਾ ਸੀ।੧। 

ਉਸ ਦਾ ਰੂਪ ਬਹੁਤ _ਉਜਲਾ _ਸੀ, ਮਾਨੋ ਬ੍ਰਹਮਾ ਨੇ _ਆਪਣੇ _ਹੱਥਾਂ _ਨਾਲ _ਸੰਵਾਰਿਆ 
ਹੋਵੇ। ਉਸ ਵਰਗੀ ਤਿੰਨਾਂ ਲੋਕਾਂ ਵਿਚ (ਕੋਈ) ਇਸਤਰੀ ਨਹੀਂ _ਸੀ। ਇਹ ਗੱਲ ਦੇਵਤੇ ਅਤੇ 
ਦੈਂਤ ਮਨ ਵਿਚ ਕਹਿੰਦੇ ਸਨ।੨। 


ਆਪ ਬਣਾਇਆ 
ਛਤੂ ਮਤੀ 


ਦੰਹਰਾ 

ਉਥੇ ਹੀਰਾ ਮਨਿ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ। ਤਿੰਨਾਂ ਲੋਕਾਂ ਵਿਚ ਉਸ ਵਰਗਾ 
ਹੋਰ ਕੋਈ ਨਹੀਂ _ਸੀ।੩। ਛਤ੍ੂ _ਮਤੀ ਉਸ ਛੈਲ ਅਤੇ ਸੁੰਦਰ ਜਵਾਨ ਨੂੰ ਵੇਖ ਕੇ ਪ੍ਰਸੰਨ ਹੋ 
ਗਈ। _ਉਸ ਦੇ ਰੂਪ ਦੇ ਸਮਾਨ ਤਿੰਨਾਂ ਲੋਕਾਂ ਵਿਚ ਹੋਰ ਕੋਈ ਨਹੀਂ _ਸੀ।੪। 


ਸੋ ਨੇਹ ਭਯੋ ਲਹਿ ਲੀਜਿਯੈ। 
ਹੋ ਜੋ ਵਹੁ ਕਹੈ ਸੁ ਕਰਿਯੈ ਸੰਕ ਨ ਕੀਜਿਯੈ। ੭। 


ਇੱ 


ਹੋ ਤਬ ਅਬਲਾ ਕੈ ਕੋਪ ਅਧਿਕ ਚਿਤ ਮੈ ਛਯੋ। ੮। 


ਰੱਖਣਾ 


ਤਰੁਨੀ ਤਬੈ ਅਧਿਕ _ਰਿਸਿ _ਭਰੀ। ਕਠਿਨ ਕ੍ਰਿਪਾਨ ਹਾਥ ਮੈ _ਧਰੀ। 
ਕੋ ਤਮਕਿ ਤੇਗ ਸੌ ਮਾਰਿਯੋ। ਕਾਟਿ ਮੂੰਡ ਛਿਤ ਊਪਰ ਡਾਰਿਯੋ। ੯। 


ਕੌ ਕੀਨੋ। _ਡਾਰਿ ਦੇਗ ਕੇ ਭੀਤਰ ਦੀਨੋ। 
ਪਤਿ ਬੋਲਿ ਧਾਮ ਮੈ ਲਯੋ। ਭਛ ਭਾਖਿ ਆਗੇ ਧਰਿ ਦਯੋ। ੧0। 
ਦੰਹਰਾ 
ਮਦਰਾ ਮਾਝ _ਚੁਆਇ ਤਿਹ ਮਦ ਕਰਿ ਪ੍ਯਾਯੋ _ਪੀਯ। 
ਲਹਿ ਬਾਰੁਨਿ _ਮੂਰਖਿ _ਪਿਯੋ ਭੇਦ ਨ _ਸਮਝ੍ਯੋ _ਜੀਯ। _੧੧। 
ਹਾਡੀ _ਤੁਚਾ _ਗਿਲੋਲ ਕੈ _ਦੀਨੀ _ਡਾਰਿ _ਚਲਾਇ। 
ਰਹਤ _ਮਾਸੁ _ਦਾਨਾ ਭਏ _ਅਸਹਨ ਦਯੋ _ਖਵਾਇ। _੧੨। 


ਦੱਪਲ? 
ਰਤਿ ਜਿਨ ਜਾਨਿ ਨ ਕਰੀ। ਤਾ ਪਰ ਅਧਿਕ ਕੋਪ ਤ੍ਰਿਯ ਭਰੀ। 


ਤਾ ਸੋ 
ਹੈ ਨ੍ਰਿਪ ਕੋ ਤਿਹਾ ਮਾਸ ਖਵਾਯੋ। ਮੂਰਖ ਨਾਹਿ ਨਾਹਿ ਕਛੁ _ਪਾਯੋ। ੧੩। _੧। 


/ਏੰਤਾ ਨੰ ਗਾਹੇੜ੍ਹ ਪਲੂਯਾਨੋ ਤਰਲਾ ਲਾਰੜ੍ਹੇ ਮਨੀ ਭੂਖ ਨੰਠਾਏੇ ਦੋਇ ਸੌਂ ਤੋਲੀਸ਼ ਲਾਂਨਤ ਸਨਪਤਮ 


ਮਤ ਲਭ ਸਤ? ੨੨੩/ ੪੨੦੪/ %#ਫਜ,/ 


ਚਰਿਤ੍ਰ ਪਾਖਿਆਨ ੪੫ 


ਨੱਰਠਾ 
ਰਾਣੀ ਨੇ ਸਖੀ ਭੇਜ ਕੇ ਉਸ ਨੂੰ ਬੁਲਵਾ ਲਿਆ ਅਤੇ ਮੁਸਕਰਾ ਕੇ ਕਹਿਣ _ਲਗੀ-- 
ਹੇ ਮਿਤਰ! (ਹਰ ਪ੍ਰਕਾਰ ਦਾ) ਸੈਕੋਚ ਤਿਆਗ ਕੇ ਮੇਰੇ ਨਾਲ ਭੋਗ _ਕਰੋ।੫। 


੭%/=ਲ 


ਰਾਣੀ ਨੇ ਉਸ ਨੂੰ ਜੋ ਕਿਹਾ, ਉਸ ਨੇ ਉਹ ਗੱਲ ਨ ਮੰਨੀ। (ਉਹ ਉਸ ਦੇ) ਪੈਰੀਂ ਪਈ 
ਪਰ ਉਸ ਮੂਰਖ ਨੇ ਕੁਝ ਨ _ਸਮਝਿਆ। (ਉਹ ਇਸਤਰੀ) ਬਹੁਤ ਤਰ੍ਹਾਂ ਨਾਲ _ਹਾਵ _ਭਾਵ 
ਵਿਖਾਉਂਦੀ ਰਹੀ ਪਰ _ਉਸ _ਮੂਰਖ ਨੇ ਪ੍ਰਸੰਨਤਾ ਪੂਰਵਕ _ਉਸ _ਨਾਲ _ਰਮਣ _ਨ __ਕੀਤਾ।੬। 


ਜੇ ਸੰਯੋਗ _ਨਾਲ ਕਿਤੇ ਲੱਖ _ਮੋਹਰਾਂ ਮਿਲ ਜਾਣ, ਤਾਂ ਹੱਥਾਂ ਉਤੇ ਚੁਕ _ਲੈਣੀਆਂ 
ਚਾਹੀਦੀਆਂ ਹਨ, _ਛਡ ਨਹੀਂ ਦੇਣੀਆਂ _ਚਾਹੀਦੀਆਂ। ਜੋ ਰਾਣੀ ਤੋਂ ਪ੍ਰੇਮ ਮਿਲੇ, (ਉਸ ਨੂੰ) ਲੈ 
ਲੈਣਾ ਚਾਹੀਦਾ ਹੈ। ਉਹ ਜੋ _ਕਹੇ, ਉਹੀ ਬਿਨਾ ਸੰਗ ਸੰਕੋਚ ਕਰਨਾ ਚਾਹੀਦਾ ਹੈ।੭। 


ਰਾਣੀ ਨੇ ਉਸ ਨੂੰ ਸੈਯੋਗ ਲਈ ਕਿਹਾ, ਪਰ ਉਸ ਨੇ ਉਸ ਨਾਲ ਸੰਯੋਗ _ਨ__ਕੀਤਾ। 
ਕਾਮ-ਕ੍ਰੀੜਾ ਲਈ ਉਹ ਉਸ ਨਾਲ ਸੰਯੁਕਤ ਨ _ਹੋਇਆ। ਉਹ ਨਾਸ਼ ਹੋਣਾ ਉਥੇ _'ਨਾਂਹ ਨਾਂਹ” 
ਕਰਦਾ _ਰਿਹਾ। _ਤਦ ਇਸਤਰੀ ਦੇ ਮਨ ਵਿਚ _ਬਹੁਤ ਕ੍ਰੋਧ ਭਰ _ਗਿਆ।੮। 


ਦੱਖਣ? 

ਇਸਤਰੀ ਕ੍ਰੋਧ ਨਾਲ _ਬਹੁਤ ਭਰ ਗਈ ਅਤੇ ਕਠੋਰ ਕ੍ਰਿਪਾਨ ਹੱਥ ਵਿਚ ਪਕੜ 
ਲਈ। _ਉਸ ਨੂੰ ਖਿਝ ਕੇ ਤਲਵਾਰ ਨਾਲ _ਮਾਰ ਦਿੱਤਾ ਅਤੇ ਸਿਰ _ਕਟ ਕੇ ਧਰਤੀ ਉਤੇ 
ਸੁਟ ਦਿੱਤਾ।੯। 

ਉਸ ਦੇ ਅਨੇਕ ਟੋਟੇ ਕਰ ਦਿੱਤੇ ਅਤੇ ਦੇਗ ਦੇ ਵਿਚ ਸੁਟ ਦਿੱਤੇ। (ਫਿਰ) ਆਪਣੇ 
ਪਤੀ ਨੂੰ ਘਰ ਬੁਲਾ ਲਿਆ ਅਤੇ 'ਖਾਓ” ਕਹਿ ਕੇ ਉਸ ਦੇ ਅਗੇ ਧਰ ਦਿੱਤਾ।੧0। 
ਦੰਹਾਰਾ 

(ਉਸ ਦੇ ਮਾਸ ਨੂੰ) ਸ਼ਰਾਬ ਵਿਚ ਪਾ ਕੇ, ਫਿਰ ਉਸ ਸ਼ਰਾਬ ਨੂੰ ਪਤੀ ਨੂੰ ਪਿਲਾ ਦਿੱਤਾ। 
ਉਹ ਮੂਰਖ ਉਸ ਨੂੰ ਸ਼ਰਾਬ ਸਮਝ ਕੇ ਪੀ ਗਿਆ ਅਤੇ ਮਨ ਵਿਚ ਭੇਦ ਨੂੰ ਨ _ਸਮਝਿਆ।੧੧। 
ਹੱਡੀਆਂ ਅਤੇ _ਖਲੜੀ ਨੂੰ _ਗੁਲੇਲੇ ਬਣਾ ਕੇ _ਚਲਾ ਦਿੱਤਾ ਅਤੇ _ਬਾਕੀ ਬਚਿਆ ਮਾਸ ਦਾਣੇ 
ਵਿਚ ਪਾ ਕੇ ਘੋੜਿਆਂ ਨੂੰ ਖਵਾ ਦਿੱਤਾ।੧੨। 


ਜਿਸ ਵਿਅਕਤੀ ਨੇ _ਜਾਣ ਬੁਝ _ਕੇ _ਉਸ ਨਾਲ ਰਤੀ-ਕ੍ਰੀੜਾ ਨ ਕੀਤੀ, ਉਸ ਉਤੇ 
ਇਸਤਰੀ ਬਹੁਤ _ਕਹਿਰਵਾਨ ਹੋਈ। ਰਾਜੇ ਦੇ ਘੋੜਿਆਂ ਨੂੰ (ਉਸ ਦਾ) ਮਾਸ ਖਵਾਇਆ, ਪਰ 
ਮੂਰਖ ਰਾਜੇ (“ਨਾਹਿ”) ਨੇ ਕੁਝ ਨ __ਸਮਝਿਆ।੧੩। 
/ਏਲੋਂ 26 ਗਰੈਤੁੰਪ/ਕਿਆਨ ਦੇ ਤੂੰਆ ਗਰੇਤ ਦੇ ਮੰਡ ਡੂਘ ਸੰਵਾਦ ਦੇ ੨5੩ਵੇ' ਗਾਰੇੜ੍ਹ ਦੀ ਸਮ੫ਤ£ 
ਭਾ ਲਭ _ਹੰ/ _੨੦੬=/ ੪੨੫੪/ ਚਲਟਾ/ 


੪੬ 


ਰਾਵ ਤਨ ਭੇਦ 
ਦੈ ਦੁੰਦਭਿ ਪੁਨਿ ਤੋਹਿ ਬੁਲੈਹੌ। ਕਾਮ ਭੋਗ _ਰੁਚਿ ਮਾਨਿ ਮਚੈਹੌ। ੮। 


ਦੰਹਰਾ 
ਬਿਸਨ ਕੇਤੁ ਰਾਜਾ ਬਡੋ _ਜੂਨਾਗੜ _ਕੋ_ਈਸ। 
ਇੰਦੂ ਚੰਦੂ ਸੌ ਰਾਜ ਧੌ _ਅਲਕਿਸ ਕੈ ਜਗਦੀਸ। ੧। 


ਚੱਪਲਾਂ 


ਸ੍ਰੀ ਤ੍ਰਿਪਰਾਰਿ ਕਲਾ ਤਾ ਕੀ ਤ੍ਰਿਯ। ਮਨ ਕ੍ਰਮ _ਬਸਿ ਰਾਖ੍ਯੋ ਜਿਨ ਕਰਿ _ਪਿਯ। 
ਅਧਿਕ ਤਰੁਨਿ ਕੋ ਰੂਪ ਬਿਰਾਜੈ। ਸ੍ਰੀ ਤ੍ਰਿਪੁਰਾਰਿ ਨਿਰਖਿ ਦੁਤਿ ਲਾਜੈ। _੨। 


ਦੰਹਰਾ” 
ਨਵਲ ਕੁਅਰ ਇਕ ਸਾਹੁ _ਕੋ_ਪੂਤ ਰਹੈ _ਸੁਕੁਮਾਰ। 
ਰੀਝ ਰਹੀ ਤ੍ਰਿਪੁਰਾਰਿ ਕਲਾ ਤਾ ਕੋ ਰੂਪ ਨਿਹਾਰਿ। ੩॥। 
੭%/=ਤਲ 
ਨਵਲ ਕੁਅਰਹਿ _ਬਿਲੋਕਿ _ਹਿਯੋ _ਲਲਚਾਇਯੋ। 
ਪਠੈ _ਸਹਚਰੀ _ਨਿਜੁ ਗ੍ਰਿਹ ਬੋਲ _ਪਠਾਇਯੋ। 
ਅਧਿਕ _ਮਾਨਿ ਰੁਚਿ ਰਮੀ ਹਰਖ ਉਪਜਾਇ ਕੈ। 
ਹੋ ਕਾਮ ਰੀਤਿ ਜੁਤ ਪ੍ਰੀਤਮ ਅਧਿਕ ਮਚਾਇ ਕੈ। ੪। 


ਛੈਲ _ਛੈਲਨੀ _ਛਕੈ ਅਧਿਕ ਸੁਖ _ਪਾਵਹੀ। 
ਜੋਰ ਜੋਰ _ਚਖੁ _ਚਾਰ ਦੋਊ _ਮੁਸਕਾਵਹੀ। 
ਲਪਟ _ਲਪਟ ਕਰਿ ਜਾਹਿ ਨ ਛਿਨ ਇਕ ਛੋਰਹੀ। 


੨ 


ਹੋ _ਕਰਿ ਅਧਰਨ ਕੋ ਪਾਨ _ਕੁਚਾਨ ਮਰੋਰਹੀ। ੫। 


ਚੌਰਾਸਿਯਨ _ਆਸਨਨ _ਕਰਤ ਬਨਾਇ ਕੈ। 

ਕਾਮ ਕਲੋਲ ਮਚਾਇ ਅਧਿਕ ਸੁਖ ਪਾਇ ਕੈ। 
ਕੋਕਸਾਰ ਕੇ ਭੇਦ ਉਚਰੈ ਬਨਾਇ _ਕਰ। 

ਹੋ ਨਿਰਖਿ ਪ੍ਰਭਾ ਬਲਿ ਜਾਹਿ ਦੋਊ ਮੁਸਕਾਇ ਕਰਿ। ੬। 


ਚੱਪਲਾਂ 


ਏਕ ਦਿਵਸ ਇਮਿ ਜਾਰ ਉਚਾਰੋਂ। ਸੁਨੁ _ਰਾਨੀ ਤੈ _ਕਹਿਯੋ _ਹਮਾਰੋ। 
ਜਿਨਿ ਤਵ ਨਾਥ _ਬਿਲੋਕੈ ਆਈ। _ਦੁਹੂੰਅਨ _ਹਨੇ ਕੋਪ _ਉਪਜਾਈ। _੭। 


/ਤੂਯਂ ਭਾਲ 
ਜਤਾਊ। _ਬਹੁਰਿ _ਢਢੋਰੇ ਨਗਰ _ਦਿਵਾਊ। 


ਚਰਿਤ੍ਰ ਪਾਖਿਆਨ ੪੭ 


ਦੰਹਰਾ 
ਜੂਨਾਗੜ੍ਹ _ਦਾ ਸੁਆਮੀ _ਬਿਸਨ ਕੇਤੁ ਇਕ _ਵੱਡਾ ਰਾਜਾ _ਸੀ। _ਉਹ ਰਾਜਾ ਇੰਦਰ ਜਾਂ 
ਚੰਦੂਮਾ ਵਰਗਾ _ਸੀ ਜਾਂ _ਕੁਬੇਰ ਵਰਗਾ ਅਥਵਾ _ਜਗਤ _ਦਾ ਸੁਆਮੀ _ਸੀ।੧। 


ਚੱਪਲਾਂ 

ਉਸ ਦੀ ਇਸਤਰੀ ਤ੍ਰਿਪੁਰਾਰਿ ਕਲਾ ਸੀ ਜਿਸ ਨੇ ਮਨ ਅਤੇ ਕਰਮ ਕਰ ਕੇ ਪਤੀ ਨੂੰ 
ਵਸ ਵਿਚ ਕੀਤਾ ਹੋਇਆ _ਸੀ। ਉਸ ਇਸਤਰੀ ਦੀ ਬਹੁਤ ਅਧਿਕ ਸੁੰਦਰਤਾ ਸੀ ਜਿਸ ਦੀ 
ਛਬੀ ਨੂੰ ਵੇਖ ਕੇ ਸ਼ਿਵ ('ਤ੍ਰਿਪੁਰਾਰਿ”) ਵੀ ਲਜਿਤ ਹੁੰਦਾ ਸੀ।੨। 


ਦੰਹਰਾ” 

ਨਵਲ ਕੁਮਾਰ ਇਕ ਸ਼ਾਹ ਦਾ ਕੋਮਲ ਪੁੱਤਰ ਸੀ। ਉਸ ਦੇ ਰੂਪ ਨੂੰ ਵੇਖ ਕੇ ਤ੍ਰਿਪੁਰਾਰਿ 
ਕਲਾ _ਮੋਹਿਤ ਹੋ _ਗਈ।੩। 
੭%/ੜਲ 


ਨਵਲ ਕੁਮਾਰ ਨੂੰ ਵੇਖ ਕੇ ਉਸ ਦਾ ਜੀ ਲਲਚਾ ਗਿਆ। ਸਖੀ ਭੇਜ ਕੇ ਉਸ ਨੂੰ 


< 


ਆਪਣੇ _ਘਰ ਬੁਲਾ _ਲਿਆ। _ਬਹੁਤ ਪ੍ਰਸੰਨ ਹੋ ਕੇ ਉਸ _ਨਾਲ ਰੁਚੀ ਪੂਰਵਕ _ਰਮਣ _ਕੀਤਾ। 
ਪ੍ਰੀਤਮ ਨਾਲ _ਕਾਮ _ਦੀ ਰੀਤ ਨੂੰ ਬਹੁਤ ਅਧਿਕ _ਮਚਾਇਆ।੪। 


ਪ੍ਰੀਤਮ ਅਤੇ ਪ੍ਰੀਤਮਾ (ਭੋਗ ਦੁਆਰਾ) ਬਹੁਤ ਸੁਖ ਪ੍ਰਾਪਤ ਕਰ ਕੇ ਆਨੰਦਿਤ ਹੋ ਰਹੇ 
ਸਨ। _ਉਹ ਸੁੰਦਰ ਅੱਖਾਂ ਨੂੰ ਜੋੜ ਜੋੜ ਕੇ _ਮੁਸਕਰਾਉਂਦੇ ਸਨ। (ਇਕ ਦੂਜੇ ਨਾਲ) _ਲਿਪਟ 
ਰਹੇ ਸਨ ਅਤੇ ਇਕ ਛਿਣ ਲਈ ਵੀ ਨਹੀਂ ਛਡਦੇ ਸਨ ਅਤੇ ਹੋਠਾਂ ਨੂੰ ਚੂਸਦੇ ਅਤੇ ਕੁਚਾਂ ਨੂੰ 
ਮਰੋੜਦੇ _ਸਨ।੫। 


ਉਹ ਚੰਗੀ ਤਰ੍ਹਾਂ ਚੌਰਾਸੀ ਆਸਣ _ਕਰਦੇ _ਸਨ। _ਕਾਮ _ਕਲੋਲ ਕਰ ਕੇ ਬਹੁਤ _ਸੁਖ 
ਪਾਉਂਦੇ ਸਨ। ਕੋਕ ਸਾਰ ਦੇ ਭੇਦਾਂ ਨੂੰ ਦਸਦੇ ਸਨ ਅਤੇ ਦੋਵੇਂ (ਇਕ ਦੂਜੇ ਦੀ) ਸੁੰਦਰਤਾ ਨੂੰ 
ਵੇਖ ਕੇ ਹਸਦੇ ਹੋਏ ਕੁਰਬਾਨ ਜਾਂਦੇ _ਸਨ।੬। 
ਚੱਪਾਣ 


ਇਕ ਦਿਨ ਮਿਤਰ ਨੇ (ਰਾਣੀ ਨੂੰ) ਕਿਹਾ --ਹੇ ਰਾਣੀ! ਮੇਰੀ ਇਕ _ਗੱਲ _ਸੁਣ। ਮਤਾਂ 
ਕਿਤੇ ਤੇਰੇ ਪਤੀ ਨੇ ਆ ਕੇ ਵੇਖ ਲਿਆ, ਤਾਂ ਕ੍ਰੋਧਿਤ ਹੋਕੇ ਦੋਹਾਂ ਨੂੰ ਮਾਰ ਦੇਵੇਗਾ।੭। 


/ਣੈਸ਼ਤਗਾੰ ਨੇ _/ਨਹਾ-- 
ਪਹਿਲਾਂ ਮੈਂ ਸਾਰੀ ਗੱਲ ਰਾਜੇ ਨੂੰ _ਦਸਾਂਗੀ। ਫਿਰ ਨਗਰ _ਵਿਚ _ਢੰਢੋਰਾ _ਪਿਟਵਾਵਾਂਗੀ। 
ਫਿਰ ਨਗਾਰਾ _ਵਜਾ ਕੇ ਤੈਨੂੰ _ਬੁਲਵਾਵਾਂਗੀ ਅਤੇ ਰੁਚੀ ਪੂਰਵਕ _ਕਾਮ _ਭੋਗ _ਕਰਾਂਗੇ।੮। 


੪੮ 


੭%/ੜਲ 
ਅਧਿਕ ਭੋਗ ਕਰਿ _ਮੀਤਹਿ ਦਯੋ _ਉਠਾਇ ਕੈ। 
ਆਪੁ ਨ੍ਰਿਪਤਿ ਸੌ ਕਹੀ ਬਾਤ _ਸਮੁਝਾਇ ਕੈ। 
ਸਿਵ ਮੋ ਕੌ ਇਹ ਭਾਤ ਕਹਿਯੋ ਹੌ ਆਇ ਕਰਿ। 
ਹੋ ਸੋ ਹਉ ਤੁਮਰੇ ਤੀਰ ਕਹੌ ਅਬ ਆਇ ਕਰਿ। ੯। 
ਚੱਪਾਣ? 
ਜਬ ਦਿਨ ਏਕ _ਸਭਾਗਾ ਹ੍ਹੈਹੈ। ਮਹਾਦੇਵ ਮੇਰੇ ਗ੍ਰਿਹ ਐਹੈ। 
ਨਿਜੁ _ਹਾਥਨ ਦੁੰਦਭੀ _ਬਜਾਵੈ। _ਕੂਕਿ ਅਧਿਕ _ਸਭ _ਪੁਰਹਿ _ਸੁਨਾਵੈ। _੧0। 
ਜਬ ਤੁਮ ਐਸ ਸਬਦ ਸੁਨਿ _ਲੈਯਹੁ। ਤਬ _ਉਠ ਧਾਮ ਹਮਾਰੇ ਐਯਹੁ। 
ਭੇਦ _ਕਿਸੂ ਔਰਹਿ ਨਹਿ _ਕਹਿਯਹੁ। ਭੋਗ ਸਮੋ _ਤ੍ਰਿਯ ਕੋ ਭਯੋ ਲਹਿਯਹੁ। _੧੧। 


ਦੰਹਾਰਾ 
ਤੁਰਤ ਆਨਿ ਮੋ ਕੋ ਭਜਹੁ ਸੁਨੁ ਰਾਜਾ ਸੁਖਧਾਮ। 
ਪਲ੍ਯੋ _ਪਰੋਸੋ ਹੋਇ ਸੁਤ ਮੋਹਨ _ਰਖਿਯਹੁ _ਨਾਮ। _੧੨। 
ਯੌ ਕਹਿ ਕੈ ਨ੍ਰਿਪ ਸੋ ਬਚਨ ਗ੍ਰਿਹ ਤੇ ਦਿਯੋ ਉਠਾਇ। 
ਪਠੈ _ਸਹਚਰੀ ਜਾਰ ਕੌ ਲੀਨੋ ਨਿਕਟ ਬੁਲਾਇ। _੧੩। 
ਦੱਪਣ? 
ਕਾਮ ਭੋਗ ਪ੍ਰੀਤਮ ਸੋ _ਕਿਯੋ। ਦ੍ਰਿੜ ਕਰਿ ਬਹੁਤ ਦਮਾਮੋ _ਦਿਯੋ। 
ਕੂਕਿ ਕੂਕਿ ਪੁਰ ਸਕਲ _ਸੁਨਾਇਸਿ। ਭੋਗ ਸਮੈ ਰਾਨੀ ਕੋ _ਆਇਸਿ। ੧੪। 
ਬਚਨ _ਸੁਨਤ ਰਾਜਾ ਉਠਿ _ਧਯੋ। ਭੋਗ ਸਮੋ ਰਾਨੀ ਕੋ _ਭਯੋ। 
ਜੋ ਸਿਵ ਬਚਨ ਕਹਿਯੋ ਸੋ ਹੂੰਹੈ। ਪਰਿਯੋ _ਪਰੋਸੋ ਸੁਤ ਗ੍ਰਿਹ ਦੈਹੈ। ੧੫। 
ਆਵਤ ਨ੍ਰਿਪਤਿ ਜਾਰ _ਡਰਪਾਨੋ। _ਰਾਨੀ ਸੋ ਯੋ ਬਚਨ _ਬਖਾਨੋ। 
ਨਿਰਾਪ੍ਰਾਧ ਮੋ ਕੌ ਤੈ ਮਾਰਿਯੋ। ਮੈ ਤ੍ਰਿਯ ਕਛੁ ਨ ਤੋਰਿ ਬਿਗਾਰਿਯੋ। ੧੬। 


ਸਿਵ ਬਚ ਸਿਮਰਿ ਤਹਾ ਨ੍ਰਿਪ ਗਯੋ। ਭੋਗ ਕਰਤ ਨਿਜੁ _ਤ੍ਰਿਯ ਸੇ _ਭਯੋ। 
ਪੀਠਿ ਫੇਰਿ ਗ੍ਰਿਹ ਕੋ ਜਬ _ਧਾਯੋ। ਤਬ _ਤ੍ਰਿਯ ਆਪਨੋ ਜਾਰ _ਬੁਲਾਯੋ। _੧੭। 


ਦੰਹਰਾ” 
ਕਹਾ ਜਾਤ ਰਾਜਾ _ਕਹਿਯੋ ਸਿਵ ਸੁਤ ਦੀਨੋ _ਧਾਮ। 
ਪਲੋ __ਪਲੋਸੋ _ਲੀਜਿਯੈ _ਮੋਹਨਿ _ਰਖਿਯੈ _ਨਾਮ। _੧੮। 


ਚੱਪਲਾਂ 


ਪ੍ਰਥਮ ਜਾਰ ਕੋ ਬੋਲਿ ਪਠਾਯੋ। ਦੈ ਦੁੰਦਭਿ ਪੁਨਿ ਰਾਵ ਬੁਲਾਯੋ। 
ਬਹੁਰਿ ਕੂਕਿ ਕੈ ਪੁਰਹਿ _ਸੁਨਾਇਸਿ। _ਮਿਤਵਾ ਕੋ ਸੁਤ ਕੈ ਠਹਰਾਇਸਿ। ੧੯। 


ਚਰਿਤ੍ਰ ਪਾਖਿਆਨ ੪੯ 
%7ਤਲ਼ 


ਬਹੁਤ ਅਧਿਕ ਭੋਗ ਕਰ ਕੇ ਮਿਤਰ ਨੂੰ ਉਠਾ ਦਿੱਤਾ (ਅਰਥਾਤ! ਭੇਜ _ਦਿੱਤਾ)। 
ਆਪ ਰਾਜੇ ਨੂੰ ਸਮਝਾ ਕੇ ਗੱਲ ਕਹੀ ਕਿ ਸ਼ਿਵ ਨੇ ਮੈਨੂੰ ਆ ਕੇ ਕਿਹਾ ਹੈ। ਉਹ ਹੁਣ ਮੈਂ 
ਤੁਹਾਡੇ ਕੋਲ ਆ ਕੇ ਕਹਿੰਦੀ ਹਾਂ।੯। 


ਚੱਪਾਣ 
ਜਦ ਇਕ _ਸੁਭਾਗਾ _ਦਿਨ ਹੋਵੇਗਾ ਤਾਂ ਮਹਾਦੇਵ ਮੇਰੇ ਘਰ _ਆਉਣਗੇ। ਆਪਣੇ ਹੱਥ 
ਨਾਲ _ਦੁੰਦਭੀ _ਵਜਾਉਣਗੇ (ਜਿਸ ਦੀ) ਧੁਨੀ ਸਾਰੇ ਨਗਰ ਨੁੰ ਸੁਣਾਈ _ਦੇਵੇਗੀ।੧0। 


ਜਦ ਤੁਸੀਂ ਅਜਿਹੀ ਧੁਨੀ ਸੁਣ ਲਵੋ ਤਦ ਉਠ ਕੇ ਮੇਰੇ ਮਹੱਲ ਵਿਚ _ਆ _ਜਾਣਾ। 
(ਇਹ) ਭੇਦ ਕਿਸੇ ਹੋਰ ਨੂੰ ਨਹੀਂ ਦਸਣਾ ਅਤੇ ਸਮਝ ਲਗਣਾ ਕਿ ਇਸਤਰੀ ਦੇ ਭੋਗ ਦਾ ਸਮਾਂ 
ਹੋ ਗਿਆ ਹੈ।੧੧। 
ਦੰਹਰਾ 


ਹੈ ਸੁਖਧਾਮ ਰਾਜੇ! ਸੁਣੋ। (ਤਦ ਤੁਸੀਂ) ਤੁਰਤ ਆ ਕੇ ਮੇਰੇ ਨਾਲ ਭੋਗ _ਕਰਨਾ। 
ਪਲਿਆ _ਪਲੋਸਿਆ ਪੁੱਤਰ ਹੋਵੇਗਾ (ਅਤੇ _ਉਸ ਦਾ) ਨਾਂ ਮੋਹਨ ਰਖਾਂਗੇ।੧੨। _ਇਸ ਤਰ੍ਹਾਂ 
ਕਹਿ ਕੇ ਰਾਜੇ ਨੂੰ ਘਰ ਤੋਂ ਭੇਜ ਦਿੱਤਾ ਅਤੇ ਸਖੀ ਭੇਜ ਕੇ ਯਾਰ ਨੂੰ ਕੋਲ ਬੁਲਾ _ਲਿਆ।੧੩। 


ਚੱਪਾਣ? 
(ਉਸ ਨੇ) ਪ੍ਰੀਤਮ ਨਾਲ ਭੋਗ ਵਿਲਾਸ ਕੀਤਾ ਅਤੇ ਬੜੇ ਜ਼ੋਰ ਨਾਲ ਦਮਾਮਾ ਵਜਾਇਆ। 
ਕੂਕ ਕੂਕ ਕੇ ਸਾਰੇ ਨਗਰ ਨੂੰ ਸੁਣਾ ਦਿੱਤਾ ਕਿ ਰਾਣੀ ਦੇ ਭੋਗ ਦਾ ਸਮਾਂ ਹੋਂ _ਗਿਆ ਹੈ।੧੪। 


ਬੋਲ ਸੁਣ ਕੇ ਰਾਜਾ ਭਜਦਾ ਆਇਆ ਕਿ ਰਾਣੀ ਦੇ ਭੋਗ ਦਾ ਸਮਾਂ ਹੋ ਗਿਆ ਹੈ। ਜੋ 
ਸ਼ਿਵ ਬਚਨ ਕਹਿਣਗੇ, ਉਹੀ ਹੋਵੇਗਾ ਅਤੇ ਪਲਿਆ ਪਲੋਸਿਆ ਪੁੱਤਰ ਘਰ ਵਿਚ 
ਦੇਣਗੇ ।੧੫। 

ਰਾਜੇ ਨੂੰ ਆਉਂਦਾ ਵੇਖ ਕੇ _ਯਾਰ ਡਰ _ਗਿਆ ਅਤੇ ਰਾਣੀ ਨੂੰ ਇਸ ਤਰ੍ਹਾਂ _ਕਹਿਣ 
ਲਗਾ ਕਿ ਤੂੰ ਮੈਨੂੰ ਬਿਨਾ ਅਪਰਾਧ ਦੇ ਮਾਰ ਰਹੀ _ਹੈਂ। ਹੇ ਇਸਤਰੀ! ਮੈਂ ਤੇਰਾ ਕੁਝ ਨਹੀਂ 
ਵਿਗਾੜਿਆ ਹੈ।੧੬। 

ਸ਼ਿਵ ਦੇ ਬੋਲ ਨੂੰ 


ਦੰਹਰਾ 

(ਫਿਰ ਉਸ ਨੇ ਆਵਾਜ਼ ਦਿੱਤੀ) ਅਤੇ ਕਿਹਾ-- ਹੇ ਰਾਜਨ! ਕਿਥੇ ਜਾ ਰਹੇ ਹੋ। ਸ਼ਿਵ 
ਨੇ ਘਰ ਵਿਚ ਪੁੰਤਰ ਬਖ਼ਸ਼ਿਆ ਹੈ। ਲਿਆ _ਪਲੋਸਿਆ (ਪੁਤਰ) ਲਵੋ ਅਤੇ (ਇਸ ਦਾ) ਨਾਂ 
ਮੋਹਨ ਰਖੋ।੧੮। 
ਚੱਪਣਾ 

ਪਹਿਲਾਂ ਯਾਰ ਨੂੰ _ਬੁਲਾਵਾ ਲਿਆ। ਫਿਰ ਨਗਾਰਾ ਵਜਾ ਕੇ ਰਾਜੇ ਨੂੰ ਬੁਲਾ _ਲਿਆ। 
ਫਿਰ ਕੂਕ ਕੇ ਨਗਰ ਨੂੰ ਸੁਣਾਇਆ ਅਤੇ ਯਾਰ ਨੂੰ ਪੁੱਤਰ ਕਰ ਕੇ ਰਖ _ਲਿਆ।੧੯। 


੫0 


ਦੰਹਰਾ 


ਨਿਸੁ ਦਿਨ ਰਾਖਤ ਜਾਰ ਕੋ ਸੁਤ ਸੁਤ ਕਹਿ ਕਹਿ _ਧਾਮ। 
ਸਿਵ ਬਚ ਲਹਿ ਨ੍ਰਿਪ ਚੁਪ ਰਹਿਯੋ ਇਹ ਛਲ ਛਲ੍ਯੋ ਸੁ _ਬਾਮ। ੨0। ੧। 
/ਏਤ ਨਾ ਲਾਰੇਤ੍ਹ ਘਖੂਯਾਨੋ /ਤੈਯਾ ਲਾਰੇ ਅੰ ਭੂਪ ਅੰਭਾਦੇ ਛੋਟ ਸੋਂ ਰੱਲੀਨ ਲਾਰੇਤ੍ਰ ਸਮਾਪਤਮ 


ਮਤ ਲਭਆ ਸ੍ਤ/ ੨੨੪੭ ੪੨੭੪/ %#ਫਜ/ 


ਚੱਪਲਾਂ 


ਬਾਰਾਣਸੀ ਨਗਰਿਕ _ਬਿਰਾਜੈ। ਜਾ ਕੇ _ਲਖੇ ਪਾਪ ਸਭ _ਭਾਜੈ। 


ਬਿਮਲ ਸੈਨ ਰਾਜਾ ਤਹ _ਰਹਈ। _ਸਭ _ਦੁਰਜਨ ਕੇ ਦਲ ਕੋ _ਦਹਈ। _੧। 


ਸੁਨਤ ਕੁਅਰ ਨ੍ਰਿਪ ਕੋ ਇਕ ਸੁਤ ਬਰ। ਅਮਿਤ ਦਰਬੁ _ਤਾ ਕੇ ਭੀਤਰ ਘਰ। 


੨ 


ਜੋ ਅਬਲਾ ਤਿਹ ਰੂਪ ਨਿਹਾਰੈ। ਸਭ ਹੀ ਦਰਬੁ _ਆਪਨੋ ਵਾਰੈ। ੨। 


ਦੰਹਰਾ 
ਸ੍ਰੀ ਚਖੁਚਾਰੁ ਮਤੀ ਰਹੈ ਨ੍ਰਿਪ ਕੀ ਸੁਤਾ ਅਪਾਰ। 
ਕੈ ਰਤਿ ਪਤਿ ਕੀ ਪੁਤ੍ਰਕਾ ਕੈ ਰਤਿ ਕੋ ਅਵਤਾਰ। ੩। 


ਹੂੰ 
ਹੋ ਕਰੋ ਨ ਨ੍ਯਾਰੋ ਨੈਕ ਸਦਾ ਬਲਿ ਜਾਇਯੈ। ੪। 
ਦੰਹਰਾ 


ਸਹਚਰਿ ਏਕ ਬੁਲਾਇ ਕੈ ਤਾ ਕੇ ਦਈ ਪਠਾਇ। 
ਮੋ ਕੋ ਮੀਤ ਮਿਲਾਇਯੈ ਕਰਿ ਕੈ ਕੋਟਿ ਉਪਾਇ। ੫। 


੭%/ਤਲ 


ਦੀਜੈ _ਸਖੀ ਮਿਲਾਇ ਸਜਨ ਮੁਹਿ _ਚਾਹਿਯੈ। 
ਜਾ ਕੇ ਬਿਰਹ ਬਿਸੇਖ ਭਏ ਹਿਯ ਦਾਹਿਯੈ। 
ਜਿਯ ਆਵਤ ਉਡ ਮਿਲੈ ਸੰਕ ਕੋ ਛੋਰਿ ਕੈ। 
ਹੋ ਲੋਕ ਲਾਜ ਕੁਲ ਕਾਨਿ ਕਰੋਰਿਕ 'ਓਰਿ ਕੈ। ੬। 
ਸ੍ਯਾਨੀ ਸਖੀ _ਬਿਸੇਖ ਭੇਦ ਤਿਹ ਪਾਇ ਕੈ। 
ਆਨਿ ਪ੍ਰਿਯਾ _ਕਹ ਪ੍ਰੀਤਮ ਦਯੋ ਮਿਲਾਇ ਕੈ। 
ਨਿਰਖਿ ਕੁਅਰਿ ਤਿਹ ਅੰਗ _ਦਿਵਾਨੀ ਸੀ _ਭਈ। 
ਹੋ _ਬਿਰਹ ਸਮੁੰਦ ਕੇ ਮਾਝ ਮਗਨ ਹ੍ਹੈਕੈ ਗਈ। ੭। 


ਚਰਿਤ੍ਰ ਪਾਖਿਆਨ ੫੧ 


ਦੰਹਰਾ 

(ਹੁਣ) ਉਹ ਯਾਰ ਨੂੰ 'ਪੁੱਤਰ ਪੁੱਤਰ” ਕਹਿ ਕੇ ਰਾਤ ਦਿਨ ਘਰ ਵਿਚ ਰਖ ਰਹੀ ਸੀ। 
ਸ਼ਿਵ ਬਚਨ ਮੰਨ ਕੇ ਰਾਜਾ ਚੁਪ ਰਿਹਾ। ਇਸ ਛਲ ਨਾਲ ਇਸਤਰੀ ਨੇ (ਰਾਜੇ ਨੂੰ) ਛਲ 
ਲਿਆ।੨0। 

/ਏਥੋਂ ਸੰ ਗੰਰੇਤੁੰਪ/ਮਆਨ ਦੇ ਤੂਆ ਗਾਰੇਤਹ ਦੇ ਮੰਤ ਭੁਖ ਸੰਵਾਦ ਦੇ ੨੨#ਵੇ' ਗਾਰੇੜ੍ਹ ਦੀ ਸਮਪਤਨ 

ਭਾ ਲਭ _ਹੰ/ _2੨੪/ ੪2੭#/ ਚਲਟਾ/ 

ਚੱਪਾਣ 

ਇਕ ਵਾਰਾਣਸੀ ਨਾਂ ਦਾ ਸ਼ਹਿਰ ਹੈ ਜਿਸ ਨੂੰ ਵੇਖਣ ਨਾਲ ਹੀ ਸਾਰੇ ਪਾਪ ਨਸ਼ਟ ਹੋ 
ਜਾਂਦੇ ਹਨ। ਉਥੇ _ਬਿਮਲ ਸੈਨ ਨਾਂ ਦਾ ਰਾਜਾ ਰਹਿੰਦਾ ਸੀ। (ਉਹ) ਸਾਰਿਆਂ ਪਾਪੀਆਂ ਦੇ 
ਦਲਾਂ ਨੂੰ 


ਸੁਨਤ ਕੁੰਵਰ ਨਾਂ ਦਾ ਰਾਜੇ ਦਾ ਇਕ ਸੁੰਦਰ ਪੁੱਤਰ ਸੀ। ਉਸ ਦੇ ਘਰ ਵਿਚ ਬੇਹਿਸਾਬ 
ਧਨ _ਸੀ। ਜਿਹੜੀ ਵੀ ਇਸਤਰੀ ਉਸ ਦੇ ਰੂਪ ਨੂੰ ਵੇਖਦੀ ਸੀ, (ਉਹ) ਆਪਣਾ _ਸਾਰਾ ਧਨ 
(ਉਸ ਤੋਂ) ਵਾਰ ਦਿੰਦੀ ਸੀ।੨। 
ਦੰਹਰਾ 

ਚਖੁਚਾਰੁ ਮਤੀ ਨਾਂ ਦੀ ਰਾਜੇ ਦੀ ਬਹੁਤ ਸੁੰਦਰ ਪੁੱਤਰੀ ਸੀ। ਉਹ ਜਾਂ ਤਾਂ ਰਤੀ ਦੀ 
ਪੁੰਤਰੀ ਸੀ ਜਾਂ ਰਤੀ ਦਾ ਅਵਤਾਰ _ਸੀ।੩। 


੭%/=ਲ 


ਜਦ ਚਖੁਚਾਰੁ ਮਤੀ ਨੇ ਉਸ ਦਾ ਰੂਪ ਵੇਖਿਆ ਤਾਂ ਆਪਣੇ ਮਨ ਵਿਚ ਇਹ ਵਿਚਾਰਿਆ 
ਕਿ ਕਿਸੇ ਤਰ੍ਹਾਂ ਇਹੋ ਜਿਹਾ _ਛੈਲ (ਮੈਨੂੰ) ਇਕ ਛਿਣ ਲਈ ਮਿਲ ਜਾਏ, (ਤਦ) ਉਸ ਨੂੰ 
ਬਿਲਕੁਲ ਵੱਖ _ਨ ਕਰਾਂ ਅਤੇ ਸਦਾ ਬਲਿਹਾਰ _ਜਾਵਾਂ।੪। 


ਦੰਹਰਾ” 

ਇਕ ਦਾਸੀ ਬੁਲਾ ਕੇ ਉਸ ਵਲ ਭੇਜ ਦਿੱਤੀ (ਅਤੇ ਕਿਹਾ ਕਿ) ਅਨੇਕ ਤਰ੍ਹਾਂ ਦੇ ਉਪਾ 
ਕਰ _ਕੇ ਮੈਨੂੰ ਮਿਤਰ ਨਾਲ _ਮਿਲਾ _ਦੇ।੫। 
੭%/=ੜਲ 

ਹੇ ਸਖੀ! (ਮੈਨੂੰ) ਸੌਜਣ ਮਿਲਾ ਦੇ, ਮੈਨੂੰ (ਇਹ) ਚਾਹੀਦਾ ਹੈ। ਉਸ ਦੇ ਵਿਸ਼ੇਸ਼ ਵਿਯੋਗ 
ਵਿਚ ਮੇਰਾ ਹਿਰਦਾ ਸੜ ਰਿਹਾ ਹੈ। (ਮੇਰੇ) ਮਨ ਵਿਚ ਆਉਂਦਾ ਹੈ ਕਿ ਸੰਗ ਨੂੰ ਛਡ ਕੇ 
ਉਸ ਨੂੰ ਉਡ ਕੇ ਮਿਲਾਂ ਅਤੇ ਲੋਕ ਲਾਜ ਤੇ ਕੁਲ ਦੀ ਮਰਯਾਦਾ ਨੂੰ ਇਕ ਪਾਸੇ ਕਰ 
ਦਿਆਂ।੬। 


ਲਿਆ ਕੇ ਮਿਲਾ ਦਿੱਤਾ। ਉਸ ਦੇ ਸ਼ਰੀਰ 
(ਮਾਨੋ) _ਬਿਰਹੋਂ ਦੇ ਸਮੁੰਦਰ ਵਿਚ ਮਗਨ ਹੋ __ਗਈ ਹੋਵੇ।੭। 


੫੨ ਸੀ _ਦਸਮ-ਗੁੰਥ _ਸਾਹਿਬ 


ਦੱਖਣ? 
ਪ੍ਰੀਤਮ ਸ੍ਯੋ_ਯੌ_ਪ੍ਰਿਯਾ _ਸੁਨਾਯੋ। ਤੈ ਮੇਰੋ ਮਨ ਆਜੁ ਚੁਰਾਯੋ। 
ਹੋ ਹੂੰ ਐਸ ਜਤਨ ਕਛੁ _ਕਰਿਹੌ। ਸਭਹਿਨ ਛੋਰਿ ਤੋਹਿ ਕੌ ਬਰਿਹੋ। ੮। 
ਜੋ ਤੁਹਿ ਕਹੌ ਮਿਤੁ ਸੋ _ਕਰਿਯਹੁ। ਮੋਰ ਪਿਤਾ ਤੇ ਨੈਕ ਨ ਡਰਿਯਹੁ। 
ਸੂਰਜ _ਨਾਮ _ਆਪਨੋ _ਧਰਿਯਹੁ। ਮੋਹਿ _ਬਿਯਾਹਿ ਲੈ ਧਾਮ _ਸਿਧਰਿਯਹੁ। ੯। 
ਤਬ ਅਬਲਾ _ਨਿਜੁ _ਪਿਤਾ ਬੁਲਾਯੋ। _ਪਕਰਿ _ਬਾਹ ਤੇ ਮਿਤ੍ਰ ਦਿਖਾਯੋ। 
ਸੁਨੁ ਰਾਜਾ ਸੂਰਜ ਇਹ ਆਹੀ। __ ਚਾਹਤ ਹੈ ਤਵ ਸੁਤਾ ਬਿਯਾਹੀ। ੧0। 


ਦੰਹਾਰਾ 
ਪ੍ਰਥਮ _ਪੁਤਿਗ੍ਯਾ _ਲੀਜਿਯੈ _ਯਾ ਕੀ _ਅਬੈ _ਬਨਾਇ। 
ਮੋ ਕੋ ਇਹ ਦੀਜਿਯੈ ਸੁਨ ਰਾਜਨ ਕੇ ਰਾਇ। ੧੧। 
ਲੋ ਇਹ ਇਹ ਘਰ ਰਹੈ ਚੜੈ ਨ ਸੂਰਜ ਅਕਾਸ। 
ਇਹ ਜਾਇ ਤਹਾ ਚੜੇ ਜਗ ਮੈ ਹੋਇ ਪ੍ਰਕਾਸ। ੧੨। 


੩ ਕੇ ਤੂ 


ਚੱਖਣਾੰ 
ਸਤ੍ਯ _ਬਾਤ _ਰਾਜੈ ਇਹ _ਜਾਨੀ। ਭੇਦ ਨ ਲਖਿਯੋ ਕਛੂ _ਅਗ੍ਯਾਨੀ। 
ਰਾਜ ਕੁਮਾਰਿ ਮੰਤੁ ਇਕ _ਪੜਿਯੋ। ਦੈ ਦਿਨ ਲਗੇ ਸੂਰਜ ਨਹਿ _ਚੜਿਯੋ। ੧੩। 


ਦੰਹਾਰਾ 
ਮੰਤ੍ੂਨ ਸੋ _ਅਭਿਮੰਤੁ _ਕਰਿ _ਬਿਰਯਾ ਦਈ _ਉਡਾਇ। 
ਨਿਸੁ ਨਾਇਕ ਸੋ ਜਾਨਿਯੈ ਗਗਨ _ਰਹਿਯੋ __ਥਹਰਾਇ। _੧੪। 
ਦੱਖਣ? 
ਜਬ _ਰਾਜੇ ਇਹ _ਭਾਤਿ _ਨਿਹਾਰਿਯੋ। _ਸਤ੍ਯ _ਸੂਰਜ _ਕਰਿ ਤਾਹਿ ਬਿਚਾਰਿਯੋ। 
ਤੁਰਤ _ਬ੍ਯਾਹਿ ਦੁਹਿਤਾ ਤਿਹ _ਦੀਨੀ। ਭੇਦ ਅਭੇਦ ਕੀ ਬਾਤ ਨ _ਚੀਨੀ। ੧੫। ੧। 


/ਏਤਾ ਨਾ ਗਾਰਤ੍ਹ ਪਲੂਯਾਨੋ /ਤਰਯਾ ਲਾਰੇ ਅਤ ਭੂਪ ਅੰਭਾਦੇ ਦੋਇ ਸੈਂ ਲਨ _ਲਾਰੇਤ੍ਰ ਸ਼ਆਪਤਆ 
ਸਤ ਫ਼ੜ" ਸ਼ਤ/ _੨੦੫/ ੪੦੮੯/ %ਫਹੀ/ 


ਦੰਹਰਾ 
ਮਾਲਨੇਰ ਕੇ ਦੇਸ ਮੈ _ਮਾਲਕੌਸ ਪੁਰ _ਗਾਉ। 
ਮਾਨ ਸਾਹ ਇਕ ਚੌਧਰੀ ਬਸਤ ਸੁ _ਤਵਨੈ ਠਾਉ। ੧। 
ਰੁਸਤਮ ਦੇਈ ਤਵਨ ਕੀ ਰਹਤ ਸੁੰਦਰੀ ਨਾਰਿ। 
ਰੂਪ ਸੀਲ ਸੁਚਿ ਕ੍ਰਿਆ ਸੁਭ ਪਤਿ ਕੀ ਅਤਿ ਹਿਤਕਾਰ। ੨। 


ਤਾ ਕੋ ਪਤਿ ਉਮਰਾਵ ਕੀ ਕਰਤ ਚਾਕਰੀ ਨਿਤਿ। 
ਸਾਹਜਹਾਂ ਕੇ ਧਾਮ ਕੋ ਰਾਖੈ ਦਰਬੁ _ਅਮਿਤਿ। ੩। 
ਭਾਗ _ਪਿਯਤ ਬਹੁ ਚੌਧਰੀ ਔਰ ਅਫੀਮ _ਚੜਾਇ। 
ਆਠ ਪਹਰ ਘੂਮਤ ਰਹੈ ਲੋਗ ਹਸੈ ਬਹੁ _ਆਇ। _੪। 


ਚਰਿਤ੍ਰ ਪਾਖਿਆਨ ੫੩ 


ਚੱਘਣ/ 

ਪ੍ਰੀਤਮ ਨੂੰ ਪ੍ਰੇਮਿਕਾ ਨੇ ਇਸ ਤਰ੍ਹਾਂ ਕਿਹਾ ਕਿ ਤੂੰ ਅਜ ਮੇਰਾ ਮਨ ਚੁਰਾ ਲਿਆ ਹੈ। ਮੈਂ 
ਕੁਝ ਇਸ ਤਰ੍ਹਾਂ ਦਾ ਯਤਨ ਕਰਾਂਗੀ ਕਿ ਸਾਰਿਆਂ ਨੂੰ ਛਡ ਕੇ ਤੇਰੇ ਨਾਲ ਵਿਆਹ ਕਰਾਂਗੀ।੮। 

ਹੇ ਮਿਤਰ! ਜਿਵੇਂ (ਮੈਂ) ਤੈਨੂੰ ਕਹਾਂ, ਉਸੇ ਤਰ੍ਹਾਂ _ਕਰਨਾ। ਮੇਰੇ ਪਿਤਾ ਤੋਂ _ਸ਼ਿਲਕੁਲ ਨ 
ਡਰਨਾ। _ਆਪਣਾ ਨਾਂ ਸੂਰਜ ਰਖ ਲੈ ਅਤੇ ਮੈਨੂੰ ਵਿਆਹ ਕੇ ਘਰ ਲੈ _ਜਾ।੯। 

ਤਦ ਇਸਤਰੀ ਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਬਾਂਹ ਤੋਂ ਪਕੜ ਕੇ _ਮਿਤਰ 


ਵਿਖਾ ਦਿੱਤਾ। (ਅਤੇ _ਕਿਹਾ--) ਹੇ ਰਾਜਾ ਜੀ! ਸੁਣੋ, ਇਹ ਸੂਰਜ ਹੈ। ਇਹ ਤੁਹਾਡੀ ਪੁੱਤਰੀ 
ਨਾਲ _ਵਿਆਹ ਕਰਨਾ ਚਾਹੁੰਦਾ _ਹੈ।੧0। 
ਦੰਹਰਾ 

ਹੁਣ ਹੀ ਪਹਿਲਾਂ ਇਸ ਤੋਂ ਪੁਤਿਗਿਆ ਲਵੋਂ। ਫਿਰ ਹੇ ਰਾਜਿਆਂ ਦੇ ਰਾਜੇ! ਸੁਣੋ, ਫਿਰ 
ਮੈਨੂੰ ਇਸ ਨੂੰ ਸੌਂਪ ਦਿਓ।੧੧। ਜਦ ਤਕ ਇਹ ਇਸ ਘਰ ਵਿਚ ਰਹਿੰਦਾ ਹੈ (ਤਦ ਤਕ) 
ਸੂਰਜ ਆਕਾਸ਼ ਵਿਚ ਨਹੀਂ ਚੜ੍ਹਦਾ ਹੈ। ਜਦ _ਇਹ ਜਾਂਦਾ ਹੈ, (ਤਾਂ) ਉਥੇ ਚੜ੍ਹਦਾ ਹੈ ਅਤੇ 
ਜਗਤ ਵਿਚ ਪ੍ਰਕਾਸ਼ ਹੁੰਦਾ ਹੈ।੧੨। 
ਚੱਪਣਾ 

ਰਾਜੇ ਨੇ ਇਸ ਗੱਲ ਨੂੰ ਸਚ ਮੰਨ _ਲਿਆ। ਉਸ ਅਗਿਆਨੀ ਨੇ (ਵਾਸਤਵਿਕ) ਭੇਦ 
ਨ _ਪਛਾਣਿਆ। ਰਾਜ ਕੁਮਾਰੀ ਨੇ ਇਕ ਮੌਤ ਪੜ੍ਹਿਆ ਅਤੇ ਦੋ ਦਿਨਾਂ ਤਕ ਸੂਰਜ ਨਹੀਂ 
ਚੜ੍ਹਿਆ।੧੩। 
ਦੰਹਰਾ 

ਮੌਤ੍ਰਾਂ ਨਾਲ ਮੰਦਰ ਕੇ _ਬਟੀ (ਗੋਲੀ) ਉਡਾ ਦਿੱਤੀ ਅਤੇ ਇੰਜ ਲਗਿਆ ਕਿ ਚੰਦੂਮਾ 
ਆਕਾਸ਼ ਵਿਚ _ਥਰਥਰਾ _ਰਿਹਾ _ਹੈ।੧੪। 
ਚੱਪਣਾ 

ਜਦ ਰਾਜੇ ਨੇ ਇਸ ਤਰ੍ਹਾਂ ਵੇਖਿਆ ਤਾਂ ਉਸ ਨੂੰ ਸਚ ਮੁਚ ਸੂਰਜ ਕਰ _ਕੇ ਸਮਝਿਆ। 
ਤੁਰਤ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ। ਭੇਦ ਅਭੇਦ ਦੀ ਕੋਈ ਗੱਲ ਨ 


ਸਮਝੀ।੧੫। 
/ਏਥੋਂ ਨੰ ਯਾਰਤੁੱਪ/ਮਆਨ ਦੇ ਤੁਆ ਲਾਰਤ ਦੇ ਆਹਾ ਭੂਪ ਸੰਵਾਦ ਦੇ ੨੨੫੬ਵੈ' ਲਾਠਤ੍ਹ ਟੀ ਸ਼ਮਪਤੀ 
ਨਾ ਡ੍ਭ ਹ/ _੨੨੫/ ੪੨੮੯/ ਚਲਟਾ/ 
ਦੰਹਰਾ 


ਮਾਲਨੇਰ ਦੇਸ ਵਿਚ ਇਕ ਮਾਲਕੌਸ ਪੁਰ ਨਾਂ ਦਾ ਪਿੰਡ ਸੀ। ਉਸ ਥਾਂ ਤੇ ਮਾਨ ਸ਼ਾਹ 
ਨਾਂ ਦਾ ਇਕ ਚੌਧਰੀ ਵਸਦਾ _ਸੀ।੧। ਰੁਸਤਮ ਦੇਈ ਨਾਂ ਦੀ ਉਸ ਦੀ ਸੁੰਦਰ ਇਸਤਰੀ 
ਰਹਿੰਦੀ ਸੀ ਜੋ ਰੂਪ, ਸ਼ੀਲ, ਪਵਿਤ੍ਰਤਾ ਅਤੇ ਕਰਮ _ਕਰ ਕੇ ਸ਼ੁਭ ਸੀ ਅਤੇ ਪਤੀ ਦੀ ਬਹੁਤ 
ਹਿਤੈਸ਼ੀ _ਸੀ।੨। 

ਉਸ ਦਾ ਪਤੀ ਉਮਰਾਓ ਦੀ ਨਿੱਤ ਨੌਕਰੀ ਕਰਦਾ ਸੀ ਅਤੇ ਸ਼ਾਹਜਹਾਨ ਦੇ ਘਰ ਦੇ 
ਅਮਿਤ _ਧਨ ਦੌਲਤ ਦੀ ਰਖਿਆ ਕਰਦਾ _ਸੀ (ਭਾਵ ਖ਼ਜ਼ਾਨਚੀ _ਦੀ ਜ਼ਿੰਮੇਵਾਰੀ ਨਿਭਾਉਂਦਾ 
ਸੀ)।੩। ਚੌਧਰੀ ਬਹੁਤ ਭੰਗ ਪੀਂਦਾ ਸੀ ਅਤੇ ਅਫ਼ੀਮ _ਵੀ ਖਾਂਦਾ ਸੀ। ਉਹ ਅੱਠੇ ਪਹਿਰ 
ਘੁੰਮਦਾ ਰਹਿੰਦਾ ਸੀ ਅਤੇ ਬਹੁਤ ਲੋਕ ਆ ਕੇ ਹਸਦੇ _ਸਨ।੪। 


ਸੀ _ਦਸਮ-ਗ੍ੂੰਥ _ਸਾਹਿਬ ਚਰਿਤ੍ਰ ਪਾਖਿਆਨ ੫੫ 


ਚੱਪਲਾਂ ਚੱਪਲਾਂ 


ਲੋਕ ਸਕਲ ਮਿਲਿ ਤਾਹਿ _ਬਖਾਨੈ। ਮੂਰਖ ਸਾਹ _ਕਛੂ _ਨਹਿ _ਜਾਨੈ। 
ਜੋ ਨਰ ਭਾਗ ਅਫੀਮ ਚੜਾਵੈ। ਤਾ ਕਹ ਸੁਧਿ ਕਹੋਂ ਕਬ ਆਵੈ। ੫। 


ਸਾਰੇ ਲੋਕ ਮਿਲ ਕੇ ਉਸ _ਦੀਆਂ ਗੱਲਾਂ ਕਰਦੇ ਸਨ, _ਪਰ (ਉਹ) ਮੂਰਖ ਸ਼ਾਹ ਕੁਝ 
ਨਹੀਂ ਸਮਝਦਾ _ਸੀ। ਜੋ ਵਿਅਕਤੀ ਭੰਗ ਅਤੇ ਅਫ਼ੀਮ ਚੜ੍ਹਾਉਂਦਾ ਸੀ ਤਾਂ ਦਸੋ ਭਲਾ ਉਸ 


੭%/=ਲ 


ਸਾਹ ਕਰੀ ਚਿਤ ਮਾਝ ਸੁ ਚਿੰਤ ਬਿਚਾਰਿ ਕੈ। 
ਸਭ ਧਨ ਇਨ ਕੋ ਹਰੌ ਚਰਿਤ੍ਰ ਦਿਖਾਰਿ ਕੈ। 
ਹਜਰਤਿ ਹੂੰ ਕੋ _ਦਰਬੁ ਸਦਨ ਹਰਿ _ਲ੍ਯਾਇਹੋ। 
ਹੋ ਸਭ ਸੋਫਿਨ ਕੋ ਮੂੰਡ ਮੂੰਡ ਕੈ ਖਾਇਹੋ। ੬। 


ਹਜਰਤਿ ਜੂ ਕੋ ਪ੍ਰਥਮ ਖਜਾਨਾ ਸਭ _ਲਯੋ। 


ਪੁਨਿ ਸੋਫਿਨ ਕੋ ਦਰਬੁ _ਧਰੋਹਰਿ ਧਰਤ ਭਯੋ। 

ਬਹੁਰਿ _ਅਤਿਥ ਕੋ ਭੇਸ ਤ੍ਰਿਯਹਿ ਪਹਿਰਾਇ ਕੈ। 

ਹੋਂ ਬਨੀ ਕਚਹਿਰੀ ਭੀਤਰ ਦਇ ਪਠਾਇ ਕੈ। _੭। 
ਦੰਹਾਰਾ 

ਹਜਰਤਿ ਕੋ ਲੋਗਨ ਸਹਿਤ _ਲੀਨੋ _ਦਰਬੁ _ਚੁਰਾਇ। 

ਭਰਿ ਥੈਲੀ ਠਿਕਰੀ ਧਰੀ _ਮੁਹਰੈ ਕਰੀ ਬਨਾਇ। ੮। 


੭%/ਤਲ 


ਕਰੋਰਿ ਕੁਟੁਵਾਰ ਖਜਾਨੋ ਤਬ _ਲਹਿਯੋ। 
ਹੋ ਸਤਿ ਸਰਾਪ ਭਯੋ _ਕਹਿਯੋ _ਅਤਿਥ ਜੈਸੋ ਦਯੋ। _੧੧। 


ਚ 


ਹੋ ਮਸਲਾ ਇਹ _ਮਸਹੂਰ ਜਗਤ ਮੈ _ਜਾਨਿਯੈ। _੧੨। 


ਨੂੰ ਕਦ ਹੋਸ਼ ਆ ਸਕਦੀ ਸੀ।੫। 


੭%/=ਲ 


ਸ਼ਾਹ ਨੇ ਮਨ ਵਿਚ ਵਿਚਾਰ ਪੂਰਵਕ ਸੋਚਿਆ ਕਿ (ਕੋਈ) ਚਰਿਤ੍ਰ _ਕਰ ਕੇ ਇਨ੍ਹਾਂ 
ਸਾਰਿਆਂ ਦਾ ਧਨ ਹਰ ਲੈਣਾ ਚਾਹੀਦਾ ਹੈ। ਪਹਿਲਾਂ ਮੈਂ ਬਾਦਸ਼ਾਹ ਦੇ ਘਰੋ ਧਨ ਹਰ 
ਲਿਆਵਾਂਗਾ ਅਤੇ _ਫਿਰ ਮੈਂ ਸਭ _ਸੋਫ਼ੀਆਂ ਨੂੰ ਮੁੰਨ _ਮੁੰਨ ਕੇ _ਖਾਵਾਂਗਾ।੬। 


(ਉਸ ਨੇ) ਸਭ ਤੋਂ ਪਹਿਲਾਂ ਬਾਦਸ਼ਾਹ ਦਾ ਸਾਰਾ ਖ਼ਜ਼ਾਨਾ ਲ _ਲਿਆ। ਫਿਰ ਸੋਫ਼ੀਆਂ 
ਦਾ ਧਨ (ਆਪਣੇ ਕੋਲ) ਅਮਾਨਤ ਰਖ _ਲਿਆ। _ਫਿਰ ਆਪਣੀ ਇਸਤਰੀ ਨੂੰ ਜੋਗੀ ਦਾ ਭੇਸ 
ਧਾਰਨ ਕਰਵਾ ਕੇ ਭਰੀ ਕਚਹਿਰੀ ਵਿਚ _ਭੇਜ ਦਿੱਤਾ।੭। 


ਦੰਹਰਾ 
ਲੋਕਾਂ _ਸਮੇਤ ਬਾਦਸ਼ਾਹ _ਦਾ ਧਨ ਚੁਰਾ ਲਿਆ ਅਤੇ _ਠੀਕਰੀਆਂ _ਦੀਆਂ _ਥੌਲੀਆਂ ਭਰ 
ਕੇ ਉਤੇ ਚੰਗੀ _ਤੜ੍ਹਾਂ _ਨਾਲ ਮੋਹਰਾਂ _ਲਗਾ _ਦਿੱਤੀਆਂ।੮। 


੭%/=ਲ 


ਮਾਨਿ ਸ਼ਾਹ ਬਹੁਤ ਭੰਗ ਅਤੇ ਅਫ਼ੀਮ ਚੜ੍ਹਾ ਕੇ _ਘੁੰਮਦਿਆਂ ਘੁੰਮਦਿਆਂ ਉਥੇ ਜਾ 
ਪਹੁੰਚਿਆ। ਤਦ ਤਕ ਜੋਗੀ ਨੇ ਕਿਹਾ ਕਿ (ਮੈਨੂੰ) ਇਕ _ਠੀਕਰੀ _ਦਿਓ। ਹੇ ਚੌਧਰੀ! ਅਜ 
ਮੇਰਾ ਇਹ ਕੰਮ _ਕਰੋ।੯। 


ਉਸ ਨੇ ਇਕ ਘੜਾ ਭੰਨ ਦਿੱਤਾ ਅਤੇ _ਬਹੁਤ ਸਾਰੀਆਂ _ਠੀਕਰੀਆਂ ਬਣ _ਗਈਆਂ। 
ਉਨ੍ਹਾਂ ਵਿਚੋਂ ਇਕ ਚੁਕ ਕੇ ਜੋਗੀ ਨੂੰ ਦੇ ਦਿੱਤੀ। ਜਦ ਜੋਗੀ ਨੇ ਉਸ ਨੂੰ ਲੈ ਕੇ ਵੇਖਿਆ ਤਾਂ 
ਜੋਗੀ ਬਣੀ ਇਸਤਰੀ ਨੇ _ਕਚਹਿਰੀ ਵਿਚ ਜਾ ਕੇ ਇਕ ਸਰਾਪ _ਦਿੱਤਾ।੧0। 


ਇਹ ਸਾਰੀ ਦੌਲਤ _ਠੀਕਰੀਆਂ ਦੀ ਹੀ ਹੋ ਜਾਏਗੀ ਅਤੇ ਬਾਦਸ਼ਾਹ ਵੀ _ ਲੋਕਾਂ ਸਮੇਤ 
ਕੁਝ ਵੀ ਧਨ ਪ੍ਰਾਪਤ ਨਹੀਂ _ਕਰੇਗਾ। _ਤਦ ਕਾਜ਼ੀ ਅਤੇ ਕੋਤਵਾਲ ਨੇ ਕਰੋੜਾਂ ਦੇ ਖ਼ਜ਼ਾਨੇ ਨੂੰ 
ਵੇਖਿਆ (ਤਦ) ਜਿਵੇਂ ਜੋਗੀ ਨੇ _ਕਹਿ ਕੇ ਸਰਾਪ ਦਿੱਤਾ ਸੀ, _ਉਹ ਸੱਚਾ ਹੋ _ਗਿਆ।੧੧। 


ਉਹ ਅਮਲੀ ਸਾਰਿਆਂ ਸੋਫ਼ੀਆਂ ਦੇ ਸਿਰ ਮੁੰਨ ਕੇ ਲੈ ਗਿਆ (ਅਰਥਾਤ! ਸੋਫ਼ੀਆਂ ਦਾ 
ਧਨ ਠਗ ਕੇ ਲੈ ਗਿਆ)। ਮੋਹਰਾਂ ਕਢ ਲਈਆਂ ਅਤੇ _ਠੀਕਰੀਆਂ ਭਰ _ਦਿੱਤੀਆਂ। ਅਜ _ਤਕ 
ਉਸ ਦੇਸ ਵਿਚ ਜੋਗੀ ਦੀ ਮਾਨਤਾ ਪ੍ਰਚਲਿਤ ਹੈ। ਇਹ ਮਸਲਾ ਜਗਤ _ਵਿਚ ਪ੍ਰਸਿੱਧ 
ਸਮਝਣਾ ਚਾਹੀਦਾ ਹੈ।੧੨। 


੫੬ 


ਦੰਹਰਾ 
ਵਾ ਕੇ ਖਾਨਾ ਨੈ ਲਿਖ੍ਯੋ ਹਜਰਤਿ ਜੂ ਕੋ _ਬਨਾਇ। 
ਸੁਪ ਦਯੋ ਇਕ _ਅਤਿਥ ਨੈ ਸਭ _ਧਨ ਗਯੋ _ਗਵਾਇ। ੧੩। ੧। 
/ਇਤਾ ਗੰ ਗਾਰੇਤ੍ਹਾ ਪਰ੍ਯਾਨੇ /ਤੈਆਾ ਯਾਰੇਤੂੰ ਨੰਦ ਡੂਪ ਨੰਭਾਦੇ ਦੋਇ ਐਂ ਛਲਸਿਵੇਂ ਯਾਦ ਸਮਾਪਤਨਾ 
ਸਤ ਨਭ#ਆ ਸਤ ੨੨੬/ ੪੩60੨/ %ਫਰੀੰ/ 
ਦੰਹਰਾ 
ਦੇਸ ਮਾਲਵਾ ਕੇ ਬਿਖੈ ਮਦਨ ਸੈਨ ਇਕ ਰਾਇ। 
ਗੜ ਤਾ ਸੋ ਰਾਜਾ ਬਿਧਿਹਿ ਔਰ ਨ ਸਕਿਯੋ ਬਨਾਇ। _੧। 
ਨਾਮ ਰਹੈ ਤਿਹ ਤਰੁਨਿ ਕੋ ਸ੍ਰੀ _ਮਨਿਮਾਲ ਮਤੀਯ। 
ਮਨਸਾ _ਬਾਚਾ _ਕਰਮਨਾ ਬਸਿ _ਕਰਿ_ਰਾਖਿਯੋ _ਪੀਯ। _੨। 
ਪੂਤ ਤਹਾ ਇਕ ਸਾਹੁ ਕੋ ਨਾਮੁ ਰਾਇ ਮਹਬੂਬ। 
ਰੂਪ ਸੀਲ ਸੁਚਿ ਬਰਤਨ ਮੈ _ਗੜਿਯੋ _ਬਿਧਾਤੈ ਖੂਬ। _੩। 


ਚੱਲ? 
ਅਮਿਤ ਤਰੁਨਿ ਕੋ ਰੂਪ _ਬਿਰਾਜੈ। ਜਿਹ ਮੁਖ _ਨਿਰਖ ਚੰਦੂਮਾ ਲਾਜੈ। 
ਸੁੰਦਰ ਸਮ ਤਾ ਕੀ ਕੋਊ ਨਾਹੀ। ਰੂਪਵੰਤ ਪ੍ਰਗਟਿਯੋ ਜਗ _ਮਾਹੀ। ੪। 


ਜਬ ਰਾਨੀ ਵਹ ਕੁਅਰ ਨਿਹਾਰਿਯੋ। ਇਹੈ ਆਪਨੇ ਹਿਰਦੈ ਬਿਚਾਰਿਯੋ। 
ਕੈ ਇਹ ਆਜੁ ਬੋਲਿ ਰਤਿ ਕਰਿਯੈ। ਕੈ ਉਰ ਮਾਰਿ ਕਟਾਰੀ ਮਰਿਯੈ। ੫। 


ਲਹਿ _ਸਹਚਰਿ ਇਕ ਹਿਤੂ ਬੁਲਾਈ। ਚਿਤ _ਕੀ_ਬ੍ਰਿਥਾ ਤਾਹਿ ਸਮਝਾਈ। 
ਮੇਰੀ ਕਹੀ ਮੀਤ ਸੌ ਕਹਿਯਹੁ। ਜੋ _ਮੁਰਿ ਆਸ ਜਿਯਨ ਕੀ ਚਹਿਯਹੁ। ੬। 


ਦੰਹਰਾ 

ਸੁਨਿ ਆਤੁਰ ਬਚ ਕੁਅਰਿ ਕੇ ਸਖੀ ਗਈ ਤਹ ਧਾਇ। 

ਤਾਹਿ ਭਲੇ _ਸਮੁਝਾਇ ਕੈ ਇਹ ਉਹਿ ਦਯੋ _ਮਿਲਾਇ। _੭। 
੭%7=ੜਲ਼ 

ਮਨ _ਭਾਵੰਤਾ ਮੀਤੁ _ਕੁਅਰਿ ਜਬ _ਪਾਇਯੋ। 

ਲਖਿ ਛਬਿ ਲੋਲ ਅਮੋਲ ਗਰੇ ਸੋ ਲਾਇਯੋ। 

ਲਪਟਿ _ਲਪਟਿ ਦੋਊ ਜਾਹਿ _ਤਰੁਨ ਮੁਸਕਾਇ ਕੈ। 

ਹੋ ਕਾਮ ਕੇਲ ਕੀ ਰੀਤਿ ਪ੍ਰੀਤਿ ਉਪਜਾਇ ਕੈ। ੮। 


ਤਬ ਲੌ ਰਾਜਾ ਗ੍ਰਿਹ ਰਾਨੀ ਕੇ ਆਇਯੋ। 

ਆਦਰ ਅਧਿਕ _ਕੁਅਰਿ ਕਰਿ ਮਦਰਾ ਪ੍ਯਾਇਯੋ। 
ਗਿਰਿਯੋ ਮਤ ਹ੍ਹੈ ਨ੍ਰਿਪਤਿ ਖਾਟ ਪਰ ਜਾਇ ਕੈ। 

ਹੋਂ ਤਬ ਹੀ ਤੁਰਤਹਿ ਲਿਯ ਤ੍ਰਿਯ ਜਾਰ ਬੁਲਾਇ ਕੈ। ੯। 


ਚਰਿਤ੍ਰ ਪਾਖਿਆਨ ੫੭ 


ਦੰਹਰਾ 

ਉਸ (ਖ਼ਜ਼ਾਨੇ) ਦੇ ਖ਼ਾਦਮ _('ਖਾਨਾ”) ਨੇ ਬਾਦਸ਼ਾਹ ਨੂੰ ਲਿਖਿਆ ਕਿ ਇਕ ਜੋਗੀ ਦੇ 
ਸਰਾਪ _ਨਾਲ _ਸਾਰਾ ਧਨ ਨਸ਼ਟ _ਹੋ__ਗਿਆ ਹੈ।੧੩। 

/ਏਥੇ ਸੀ ਗਰੇਤਰੰਪ/ਮਆਨ ਦੇ ਤਆ ਗਰੈੜ੍ਹ ਦੇ ਮੰਤ ਡੂਪ ਸੰਵਾਦ ਦੇ ੨੨੬ਵੇ' ਗੰਰੇਤ ਦੀ ਸਮਾਪਤ 

ਆਭ ਲਭ _ਹੰ/ _੨੨੬/ ੪੨62/ ਚਲਦਾ/ 

ਦੰਹਰਾ 

ਮਾਲਵਾ ਦੇਸ ਵਿਚ ਮਦਨ ਸੈਨ ਨਾਂ ਦਾ ਇਕ ਰਾਜਾ ਸੀ। ਉਸ ਨੂੰ ਘੜ ਕੇ (ਭਾਵ- 
ਬਣਾ ਕੇ) ਵਿਧਾਤਾ ਹੋਰ (ਕੋਈ ਉਸ ਵਰਗਾ) ਨ ਬਣਾ ਸਕਿਆ।੧। ਉਸ ਦੀ ਇਸਤਰੀ ਦਾ 
ਨਾਮ _ਮਨਿਮਾਲ ਮਤੀ ਸੀ (ਅਤੇ ਉਸ ਨੇ) ਮਨ, ਬਚਨ ਅਤੇ ਕਰਮ ਕਰ ਕੇ ਆਪਣੇ ਪ੍ਰੀਤਮ 
ਨੂੰ ਕਾਬੂ ਵਿਚ ਰਖਿਆ ਹੋਇਆ ਸੀ।੨। ਉਥੇ ਸ਼ਾਹ ਦਾ ਇਕ ਪੁੱਤਰ ਸੀ, ਜਿਸ ਦਾ ਨਾਮ 
ਮਹਿਬੂਬ ਰਾਇ _ਸੀ। (ਉਸ ਨੂੰ) ਵਿਧਾਤਾ ਨੇ ਰੂਪ, ਸ਼ੀਲ, ਬ੍ਰਤ ਅਤੇ _ਪਵਿਤ੍ਰਤਾ ਵਿਚ ਬਹੁਤ 
ਚੰਗੀ _ਤਰ੍ਹਾਂ ਨਾਲ _ਬਣਾਇਆ _ਸੀ।੩। 
ਚੱਪਣਾ 

ਉਸ ਨੌਜਵਾਨ ਦਾ ਅਪਾਰ ਰੂਪ ਸੀ, ਜਿਸ ਦੇ ਮੁਖ ਨੂੰ ਵੇਖ ਕੇ ਚੰਦਰਮਾ ਵੀ _ਲਜਿਤ 
ਹੁੰਦਾ ਸੀ। ਉਸ ਵਰਗਾ _ਕੋਈ ਸੁੰਦਰ ਨਹੀਂ _ਸੀ। ਉਹ ਜਗਤ _ਵਿਚ _(ਸਭ ਨਾਲੋਂ ਅਧਿਕ) 
ਰੂਪਵਾਨ ਪ੍ਰਗਟ ਹੋਇਆ _ਸੀ।੪। 

ਜਦ ਰਾਣੀ ਨੇ ਉਸ ਕੁੰਵਰ ਨੂੰ ਵੇਖਿਆ ਤਾਂ ਆਪਣੇ ਹਿਰਦੇ ਵਿਚ ਇਹ ਵਿਚਾਰ 
ਕੀਤਾ। ਜਾਂ ਤਾਂ ਇਸ ਨੂੰ ਅਜ ਬੁਲਾ ਕੇ ਰਤੀ-ਕ੍ਰੀੜਾ ਕਰਾਂ ਜਾਂ ਹਿਰਦੇ ਵਿਚ ਕਟਾਰੀ ਮਾਰ ਕੇ 
ਮਰ ਜਾਵਾਂ।੫। 

ਉਸ ਨੇ (ਆਪਣੀ) ਇਕ _ਹਿਤਕਾਰੀ ਸਖੀ ਨੂੰ ਬੁਲਾ ਲਿਆ ਅਤੇ ਚਿਤ ਦੀ ਵਿਥਿਆ 
ਉਸ ਨੂੰ ਸਮਝਾਈ। (ਅਤੇ ਕਿਹਾ--) ਜੇ ਮੇਰੇ ਜੀਉਂਦੇ ਰਹਿਣ ਦੀ (ਤੂੰ) ਆਸ ਚਾਹੁੰਦੀ ਹੈ ਤਾਂ 
ਮੇਰੀ ਕਹੀ ਹੋਈ ਗੱਲ ਮਿਤਰ ਨੂੰ ਕਹਿ _ਦੇ।੬। 
ਦੰਹਰਾ 

ਰਾਣੀ ਦੇ ਆਤੁਰ ਬੋਲ ਸੁਣ ਕੇ ਸਖੀ ਉਥੇ ਧਾ ਕੇ ਗਈ ਅਤੇ ਉਸ (ਕੁੰਵਰ) ਨੂੰ ਚੰਗੀ 
ਤਰ੍ਹਾਂ _ਸਮਝਾ _ਕੇ ਰਾਣੀ ਨਾਲ _ਉਸ ਦਾ ਮੇਲ ਕਰਾ ਦਿੱਤਾ।੭। 


%7ਤਲ 

ਜਦ ਰਾਣੀ ਨੇ ਮਨ ਭਾਉਂਦਾ ਦੋਸਤ ਪ੍ਰਾਪਤ ਕਰ _ਲਿਆ (ਤਦ ਉਸਦੀ) ਚੰਚਲ ਅਤੇ 
ਅਮੋਲ _ਛਬੀ ਨੂੰ ਵੇਖ ਕੇ ਗਲੇ ਨਾਲ ਲਗਾ _ਲਿਆ। ਦੋਵੇ' ਜਵਾਨ ਜਹਾਨ ਹਸਦੇ ਹੋਏ 
ਆਪਸ ਵਿਚ _ਲਿਪਟ ਰਹੇ ਸਨ ਅਤੇ ਕਾਮ-ਕ੍ਰੀੜਾ ਦੀ ਰੀਤ ਨਾਲ ਪ੍ਰੇਮ ਪਰਗਟ ਕਰ ਰਹੇ 
ਸਨ।੮। 


ਤਦ ਤਕ ਰਾਜਾ ਰਾਣੀ ਦੇ ਘਰ ਆ ਗਿਆ। ਰਾਣੀ ਨੇ ਉਸ ਦਾ ਬਹੁਤ ਆਦਰ ਕਰ 
ਕੇ ਸ਼ਰਾਬ _ਪਿਲਾਈ। ਰਾਜਾ _ਮਦ-ਮਸਤ ਹੋਇਆ ਮੰਜੀ ਉਤੇ ਜਾ ਕੇ ਡਿਗ ਪਿਆ। ਤਦੋਂ 
ਤੁਰਤ ਰਾਣੀ ਨੇ ਆਪਣਾ ਯਾਰ _ਬੁਲਾ _ਲਿਆ।੯। 


੫੮ 


ਸੀ _ਦਸਮ-ਗ੍ੰਥ _ਸਾਹਿਬ 


ਨ੍ਹਿਪ ਕੀ _ਛਤਿਯਾ ਊਪਰ ਅਪਨੀ _ਪੀਠਿ _ਧਰਿ। 

ਕਾਮ ਕੇਲ ਦ੍ਰਿੜ ਕਿਯ ਨਿਜੁ ਮੀਤੁ ਬੁਲਾਇ _ਕਰਿ। 

ਮਦਰਾ ਕੇ ਮਦ ਛਕੇ ਨ ਕਛੁ ਰਾਜੇ ਲਹਿਯੋ। 

ਹੋ ਲੇਤ ਪਸ੍ਹਾਰੇ ਭਯੋ _ਨ ਕਛੁ ਮੁਖ ਤੇ ਕਹਿਯੋ। ੧0। 

ਕਾਮ ਭੋਗ ਕਰਿ ਤ੍ਰਿਯ ਪਿਯ ਦਯੋ _ਉਠਾਇ ਕੈ। 

ਮੂੜ ਰਾਵ ਕਛੁ ਭੇਦ ਨ ਸਕਿਯੋ ਪਾਇ ਕੈ। 

ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੌ ਗਈ। 

ਹੋ ਸੁ ਕਬਿ ਸ੍ਯਾਮ ਇਹ ਕਥਾ ਤਬੈ ਪੂਰਨ ਭਈ। _੧੧। ੧। 
/ਏੰਤਾ ਹਾੰ ਲਾਂ ੫ਖ੍ਹਯਾਨੇ ,ਤੈਯਾ ਲਾਰਤ੍ਹ ਮੰਨੀ ਝੂਪ ਸੰਠਾਦੇ ਦੋਇ ਐਂ ਸ਼ਤਾਲੀਵਂ ਗਾਨਤ ਸਨਆਪਤਮ 

ਮਤ ਸਭ" ਸ੍ਤ/ _-੨੨੭/ #=5=/ ਅ%ਫਲੁੰ/ 
ਦੱਪਣ? 

ਉਤਰ ਦੇਸ ਨ੍ਰਿਪਤਿ ਇਕ _ਰਹਈ। _ਬੀਰਜ ਸੈਨ ਜਾ ਕੋ ਜਗ ਕਹਈ। 
ਬੀਰਜ _ਮਤੀ ਤਵਨ _ਬਰ _ਨਾਰੀ। _ਜਾਨਕ _ਰਾਮਚੰਦੂ _ਕੀ_ਪ੍ਯਾਰੀ। _੧। 


ਅਧਿਕ ਕੁਅਰ ਕੋ ਰੂਪ ਬਿਰਾਜੈ। ਰਤਿ ਪਤਿ ਕੀ ਰਤਿ ਕੀ ਛਬਿ ਲਾਜੈ। 
ਜੋ ਅਬਲਾ ਤਾ ਕੋ _ਲਖਿ ਜਾਈ। ਲਾਜ ਸਾਜ ਤਜਿ ਰਹਤ ਬਿਕਾਈ। ੨। 


ਦਹਾਰਾ 
ਏਕ ਸਾਹ ਕੀ ਪੁਤ੍ਰਿਕਾ ਜਾ _ਕੋ ਰੂਪ ਅਪਾਰ। 
ਨਿਰਖਿ ਮਦਨ ਜਾ ਕੋ ਰਹੈ ਨ੍ਯਾਇ ਚਲਤ ਸਿਰ ਝਾਰਿ। ੩। 


੭%/ਤਲ 


ਏਕ ਦਿਵਸ _ਵਹੁ ਰਾਇ ਅਖੇਟ _ਸਿਧਾਇਯੋ। 
ਊਚ _ਧੌਲਹਰ _ਠਾਢਿ _ਕੁਅਰਿ ਲਖਿ _ਪਾਇਯੋ। 
ਤਰੁਨਿ ਸਾਹੁ ਕੀ ਸੁਤਾ ਰਹੀ ਉਰਝਾਇ ਕੈ। 
ਹੋ ਹੇਰਿ ਨ੍ਰਿਪਤਿ ਕੀ ਪੂਭਾ ਸੁ ਗਈ ਬਿਕਾਇ ਕੈ। ੪। 


ਚੱਪਲਾਂ 


ਤਹੀ ਠਾਢਿ ਇਕ _ਚਰਿਤ _ਬਨਾਇਸਿ। ਡੋਰਿ ਬਡੀ ਕੀ ਗੁਡੀ ਚੜਾਇਸਿ। 
ਤਾ ਮੈ ਇਹੈ ਸੰਦੇਸ ਪਠਾਵਾ। ਭੇਤ ਚਿਤ ਕੌ _ਨ੍ਰਿਪਹਿ ਜਤਾਵਾ। ੫। 


ਕਾ/ਭਾਤ 
ਤਾਜੀ ਕੂੰ ਤੁਰਾਇ ਕੈ ਅਸਾੜੀ ਓੜਿ ਰਾਹ ਪੌਣਾ 
ਜਾਲਿਮ _ਜਵਾਲ ਦੁਹਾ ਨੈਨਾ ਨੂੰ _ਨਚਾਵਣਾ। 
ਅੰਜਨ _ਦਿਵਾਇ _ਬਾੜ _ਬਿਸਿਖ ਚੜਾਇ ਕੈ 
ਖੁਸਾਲੀ ਨੂੰ _ਬੜਾਇ _ਨਾਲੇ _ਕੈਫਾ ਨੂੰ _ਚੜਾਵਣਾ। 


ਚਰਿਤ੍ਰ ਪਾਖਿਆਨ ੫੯ 


ਰਾਜੇ ਦੀ ਛਾਤੀ ਉਤੇ ਆਪਣੇ _ਪਿਠ _ਟਿਕਾ ਕੇ ਅਤੇ ਆਪਣੇ ਮਿਤਰ ਨੂੰ ਬੁਲਾ ਕੇ 
ਚੰਗੀ _ਤੜ੍ਹਾਂ _ਰਤੀ-ਕ੍ਰੀੜਾ ਕੀਤੀ। ਸ਼ਰਾਬ ਦੇ ਨਸ਼ੇ ਵਿਚ ਧੁਤ ਹੋਣ ਕਾਰਨ ਰਾਜੇ ਨੇ ਕੁਝ ਨ 
ਸਮਝਿਆ ਅਤੇ ਪਾਸੇ ਬਦਲਦਾ _ਰਿਹਾ, _ਪਰ ਮੂੰਹੋਂ ਕੁਝ _ਨ __ਕਿਹਾ।੧0। 


ਕਾਮ ਭੋਗ ਕਰ ਕੇ ਰਾਣੀ ਨੇ ਯਾਰ ਨੂੰ ਉਠਾ ਦਿੱਤਾ। ਮੂਰਖ ਰਾਜਾ ਕੁਝ ਵੀ ਭੇਦ ਨ 
ਸਮਝ _ਸਕਿਆ। ਇਸ ਛਲ ਨਾਲ ਫੈਲ ਅਤੇ ਛੈਲੀ (ਇਸਤਰੀ) ਨੇ ਪਤੀ ਨੂੰ ਛਲ _ਲਿਆ। 
ਕਵੀ ਸ਼ਿਆਮ ਕਹਿੰਦੇ ਹਨ, ਇਹ _ਕਥਾ ਤਦ ਹੀ ਪੂਰੀ ਹੋ _ਗਈ।੧੧। 


/ਏਥੇਂ ਗੀ ਗੰਰੇਤੁੰਪ/ਸਆਨ ਦੇ ਤਆ ਗਰ ਦੇ ਮੰਤ ਭੂਪ ਸੰਵਾਦ ਦੇ ੨>੭ਵੰ' ਗਰੇੜਹ ਦੀ ਸਪਤ 
ਨਾ ਲਭ _ਹੰ/ _੨੦੭/ ੪#=੧=/ _ਚਲਟਾ/ 

ਚੱਪਾਣ 

ਉੱਤਰ ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ। ਉਸ ਨੂੰ ਲੋਕੀਂ `ਬੀਰਜ ਸੈਨ ਕਹਿੰਦੇ ਸਨ। 
ਬੀਰਜ _ਮਤੀ ਉਸ _ਦੀ ਸੁੰਦਰ ਇਸਤਰੀ ਸੀ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ _ਰਾਮਚੰਦੂ _ਦੀ 
ਪ੍ਰਿਯਾ (ਸੀਤਾ) _ਹੋਵੇ।੧। 

ਕੁੰਵਰ ਦਾ ਬਹੁਤ ਸੁੰਦਰ ਰੂਪ ਸੀ (ਜਿਸ ਨੂੰ ਵੇਖ ਕੇ) ਕਾਮ ਦੇਵ ਦੀ ਪਤਨੀ ਰਤੀ ਦੀ 
ਸੁੰਦਰਤਾ ਵੀ ਲਜਿਤ ਹੁੰਦੀ ਸੀ। ਜੋ ਇਸਤਰੀ ਉਸ ਨੂੰ ਵੇਖ ਲੈਂਦੀ ਤਾਂ ਉਹ ਲਾਜ ਮਰਯਾਦਾ 
ਤਿਆਗ ਕੇ __ਖ਼ਰੀਦੀ ਰਹਿ _ਜਾਂਦੀ।੨। 
ਦੰਹਰਾ” 

ਇਕ ਸ਼ਾਹ ਦੀ ਬੇਟੀ ਸੀ ਜਿਸ ਦੀ ਅਪਾਰ ਸੁੰਦਰਤਾ ਸੀ। ਉਸ ਨੂੰ ਵੇਖ ਕੇ ਕਾਮ ਦੇਵ 
ਸਿਰ ਨੀਵਾਂ ਕਰ ਕੇ ਚਲਦਾ _ਸੀ।੩। 


੭%/=ਲ 


ਕੇ ਕੁਮਾਰੀ ਨੇ ਵੇਖ _ਲਿਆ। ਸ਼ਾਹ ਦੀ ਜਵਾਨ ਲੜਕੀ (ਉਸ ਨੂੰ ਵੇਖ 
(ਭਾਵ ਮੋਹਿਤ ਹੋ _ਗਈ)। ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਉਹ ਵਿਕ _ਗਈ।੪। 


ਚੱਲ? 

(ਉਸ ਨੇ) ਉਥੇ _ਖੜੋਤਿਆਂ ਇਕ ਚਰਿਤ੍ਰ ਬਣਾਇਆ ਅਤੇ _ਇਕ _ਲੰਬੀ ਡੋਰ _ਵਾਲੀ 
ਗੁਡੀ ਚੜ੍ਹਾ ਦਿੱਤੀ। ਉਸ ਵਿਚ ਇਸ ਨੂੰ ਸੁਨੇਹਾ ਭੇਜਿਆ ਅਤੇ ਆਪਣੇ ਚਿਤ ਦੀ ਗੱਲ ਰਾਜੇ 
ਨੂੰ ਸਪਸ਼ਟ _ਕਰ _ਦਿੱਤੀ।੫। 
ਕਾ/ਝਾੱਤਾ 

ਹੇ ਪਿਆਰੇ ਯਾਰ ਜੀ! ਘੋੜੇ ਨੂੰ ਤੋਰ ਕੇ, ਸਾਡੇ ਪਾਸੇ ਦੇ ਰਾਹ ਉਤੇ ਪੈਣਾ ਅਤੇ 
ਜ਼ਾਲਿਮ ਤੇ _ਔਂਗ (ਵਾਂਗ ਸਾੜਨ ਵਾਲੇ) ਦੋਹਾਂ ਨੈਣਾਂ ਨੂੰ _ਨਚਾਣਾ। ਸੁਰਮਾ ਪਾ ਕੇ ਅਤੇ ਨੈਣ 
ਰੂਪ ਬਾਣਾਂ ਨੂੰ ਸਾਣ ਉਤੇ ਚੜ੍ਹਾ ਕੇ ਅਤੇ ਮੇਰੀ ਖ਼ੁਸ਼ੀ ਨੂੰ ਵਧਾ ਕੇ ਸ਼ਰਾਬ ਨੂੰ ਖ਼ੂਬ ਪੀਣਾ। 


ਸੀ _ਦਸਮ-ਗ੍ੰਥ _ਸਾਹਿਬ 


ਬਦਨ _ਦਿਖਾਣਾ ਸਾਨੂੰ _ਛਾਤੀ ਨਾਲ _ਲਾਣਾ ਅਤੇ ਨੈਣਾ 

ਨਾਲਿ ਨੈਣ ਜੋੜਿ _ਵੇਹਾ ਨੇਹੁ _ਲਾਵਣਾ। 

ਬਾਚੇ _ਪਤ੍ਹ _ਆਣਾ ਮੈਹੀ ਮਿਲੇ ਬ੍ਯਾ ਨ ਜਾਣਾ ਸਾਈ 

ਯਾਰੋ ਜੀ ਅਸਾਡੇ ਪਾਸ ਆਵਣਾ ਹੀ ਆਵਣਾ। ੬। 
ਦਾਹਰਾ 

ਗੁਡੀਯਾ _ਬਿਖੈ _ਸੈਦੇਸ ਲਿਖਿ ਦੀਨੋ _ਕੁਅਰਿ _ਪਠਾਇ। 

ਤਨਿਕ ਬਾਰ _ਲਾਗੀ ਨਹੀ ਨ੍ਰਿਪਹਿ ਪਹੂੰਚੀ ਜਾਇ। _੭। 


ਚੱਪਾਣ 
ਪਤੀਯਾ _ਛੋਰਿ _ਲਖੀ ਪ੍ਰਿਯ _ਕਹਾ। ਇਹ _ਪਠਿਯੋ _ਤਰੂਨੀ ਲਿਖਿ ਉਹਾ। 
ਯਾ ਗੁਡੀਯਾ ਪਰ ਬੈਠਹੁ ਧਾਈ। ਚਿੰਤ ਨ ਕਰਹੁ ਚਿਤ ਮੈ ਰਾਈ। ੮। 


ਕੈ ਗੁਡੀਯਾ ਉਪਰ _ਚੜਿ _ਆਵਹੁ। _ਨਾਤਰ ਟਾਂਗ ਤਰੇ ਕਰਿ _ਜਾਵਹੁ। 
ਜੋ_ਤੁਹਿ ਗਿਰਨ ਧਰਨ ਪਰ ਦੇਊ। ਸੂਰਗ ਸਾਚ ਕਰਿ ਬਾਸ ਨ ਲੇਊ। ੯। 


ਦੰਹਰਾ 
ਮਾਤ _ਪਛ ਸਤ ਸਪਤ ਪਿਤੁ ਪਰੈ ਨਰਕ ਕੁਲ ਸੋਇ। 
ਜੌ _ਗੁਡੀਯਾ ਤੇ ਭੂਮਿ _ਪਰਿ ਪਤਨ _ਤਿਹਾਰੋ _ਹੋਇ। _੧0। 


ਚੱਲ? 
ਤੁਮ ਯਾ ਕੌ ਪਿਯ ਡੋਰਿ ਨ ਜਾਨਹੁ। ਸਗੂਆ ਕੈ ਯਾ ਕੌ ਪਹਿਚਾਨਹੁ। 
ਤੁਮਰੋ ਬਾਲ _ਬਿਘਨ ਨਹਿ ਹ੍ਹੈਹੈ। ਯਾ ਮੈ ਦੇਖਿ ਪਾਵ ਧਰਿ ਲੈਹੈ। ੧੧। 


ਦੰਹਾਰਾ 

ਮੰਤੂ _ਸਕਤਿ ਤੇ ਮੈ _ਕਿਯਾ _ਸਗੂਆ _ਯਾਹਿ _ਬਨਾਇ। 

ਸੰਕ _ਤ੍ਯਾਗਿ ਕਰਿ ਆਈਯੈ ਸੁਨੁ ਰਾਜਨ ਕੇ ਰਾਇ। ੧੨। 
ਦੱਖਣ? 

ਜਬ _ਰਾਜੈ ਐਸੀ ਸੁਨਿ ਪਾਈ। ਚਿਤ ਕੀ ਸੰਕ ਸਗਲ _ਬਿਸਰਾਈ। 

ਹਯ ਤੇ ਉਤਰਿ ਡੋਰਿ 

%7ਤਲ 

ਕੁਅਰ ਕੁਅਰਿ ਕੇ ਤੀਰ ਪਹੂਚ੍ਯੋ ਆਇ ਕੈ। 

ਕਾਮ ਭੋਗ ਕੌ ਕੀਯੋ ਹਰਖ ਉਪਜਾਇ_ਕੈ। 

ਸਾਹ ਤਬ ਲਗੇ ਦ੍ਰਾਰ ਪਹੂਚ੍ਯੋ ਆਇ _ਕਰਿ। 

ਹੋ ਤਬੈ ਤਰੁਨਿ ਸੋ ਬਾਤ ਕਹੀ ਪਿਯ ਨੈਨ _ਭਰਿ। ੧੪। 


ਪਰ _ਚਢਿਯੋ। ਆਨੰਦ ਅਧਿਕ ਚਿਤ ਮੈ ਬਢਿਯੋ। _੧੩। 


ਚਰਿਤ੍ਰ ਪਾਖਿਆਨ ੬੧ 


ਸਾਨੂੰ (ਆਪਣਾ) ਮੁਖੜਾ _ਵਿਖਾਉਣਾ, ਛਾਤੀ ਨਾਲ _ਲਗਾਣਾ ਅਤੇ ਨੈਣਾਂ ਨਾਲ ਨੈਣ ਜੋੜ ਕੇ 
ਇਸ ਤਰ੍ਹਾਂ ਦਾ ਨੇਹੁ _ਲਗਾਣਾ। _ਚਿੱਠੀ ਪੜ੍ਹਦਿਆਂ _ਆਣਾ, ਮੈਨੂੰ ਮਿਲੇ ਬਿਨਾ ਨ ਜਾਣਾ ਅਤੇ 
ਮੇਰੇ ਪਾਸ _ਆਵਣਾ ਹੀ _ਆਵਣਾ (ਭਾਵ! ਜ਼ਰੂਰ _ਆਣਾ)।੬। 


ਦੰਹਰਾ 


ਜਾਂ ਤਾਂ ਗੁੱਡੀ ਉਤੇ ਚੜ੍ਹ ਕੇ ਆ ਜਾਓ, ਨਹੀਂ ਤਾਂ ਟੰਗ ਹੇਠੋਂ ਲੰਘ ਜਾਓ। ਜੇ ਤੁਹਾਨੂੰ 
ਧਰਤੀ _ਉਤੇ _ਡਿਗਣ ਦਿਆਂ, ਤਾਂ _ਸਚਮੁਚ ਸਵਰਗ _ਦੀ ਵਾਸੀ ਨ _ਬਣਾਂ।੯। 
ਦੰਹਰਾ” 

(ਮੇਰੇ) ਨਾਨਕੇ _ਪੌਖ _ਦੀਆਂ _ਸੌਤ _ਅਤੇ _ਦਾਦਕੇ _ਪੌਖ _ਦੀਆਂ _ਸੌਤ _ਕੁਲਾਂ ਨਰਕਾਂ ਵਿਚ 
ਪੈਣ ਜੇ ਗੁੱਡੀ ਤੋਂ ਤੇਰਾ ਧਰਤੀ ਉਤੇ _ਡਿਗਣਾ _ਹੋ__ਜਾਏ।੧0। 
ਚੱਪਾਣ 

ਹੇ ਪ੍ਰੀਤਮ! ਤੁਸੀਂ ਇਸ ਨੂੰ ਡੋਰ ਨ ਸਮਝੋ। ਇਸ ਨੂੰ ਪੰਘੂੜਾ _ਪਛਾਣੋ। ਇਸ _ਵਿਚ 
(ਤੁਸੀਂ) ਧੈਰ ਧਰ ਕੇ ਵੇਖ ਲੌ, ਤੁਹਾਡਾ ਵਾਲ _ਵੀ ਵਿੰਗਾ ਨਹੀਂ _ਹੋਏਗਾ।੧੧। 
ਦੰਹਰ” 

ਮੈਂ ਇਸ ਨੂੰ (ਆਪਣੀ) ਮੌਤੂ ਸ਼ਕਤੀ ਨਾਲ ਪੰਘੂੜਾ ਬਣਾ ਦਿੱਤਾ ਹੈ। ਹੇ ਰਾਜਿਆਂ ਦੇ 
ਰਾਜੇ! ਸੰਗ ਤਿਆਗ ਚਲੇ _ਆਓ।੧੨। 
ਚੱਪਾਣ 

ਜਦ ਰਾਜੇ ਨੇ ਇਸ ਪ੍ਰਕਾਰ ਦੀ (ਗੱਲ) ਸੁਣੀ (ਅਥਵਾ ਪੜ੍ਹੀ) ਤਾਂ ਮਨ ਦਾ ਸਾਰਾ 
ਸੰਗ-ਸੈਕੋਚ _ਦੂਰ ਕਰ _ਦਿੱਤਾ। ਘੋੜੇ ਤੋਂ ਉਤਰ ਕੇ ਡੋਰ ਉਤੇ ਚੜ੍ਹ _ਬੈਠਾ। ਮਨ ਵਿਚ 
ਪ੍ਰਸੰਨਤਾ ਬਹੁਤ ਵੱਧ ਗਈ।੧੩। 


੭%/=ਲ 


ਕੁੰਵਰ ਕੁਮਾਰੀ ਕੋਲ ਆ ਪਹੁੰਚਿਆ ਅਤੇ (ਉਨ੍ਹਾਂ ਨੇ) ਪ੍ੁਸੰਨਤਾ ਪੂਰਵਕ _ਕਾਮ-ਭੋਗ 
ਕੀਤਾ। ਤਦ ਤਕ ਸ਼ਾਹ ਵੀ ਦਰਵਾਜ਼ੇ ਤਕ ਆ ਪਹੁੰਚਿਆ। ਤਦ ਕੁਮਾਰੀ ਨੂੰ ਪ੍ਰੇਮੀ ਨੇ ਅੱਖਾਂ 
(ਵਿਚ ਹੰਝੂ) _ਭਰ ਕੇ _ਕਿਹਾ।੧੪। 


ਇਹ ਛਲ ਮੀਤ ਸਦਨ _ਪਹੁਚਾਯੋ। _ਤਾ 
ਨਿਜੁ ਪਤਿ ਭੇਦ ਅਭੇਦ ਨ ਚੀਨੋ। ਕਬਿ ਪ੍ਰਸੰਗ ਪੂਰਨ ਤਬ _ਕੀਨੋ। _੨੧। ੧। 


/ਏੰਤਾ ਨੰ ਲਾਰਾ ਪਖ੍ਹਯਾਨੇ /$ੈਯਾ ਲਾਠਤ੍ਹੇ ਆਹੀਂ ਭੂਪ ਨੰਭਾਦੇ ਲੋਟ ਸੈਂ ਅਠਾਣੰਨ ਲਾਰੇਤ੍ਰ ਸ਼ਘਤਨਆ 


ਸੀ _ਦਸਮ-ਗ੍ੂੰਥ _ਸਾਹਿਬ 


ਅਬ ਤ੍ਰਿਯਿ ਤੁਮਰੋ ਸਾਹ ਮੈ ਗਹਿ ਮਾਰਿ ਹੈ। 

ਇਹੀ ਧੌਲਹਰ ਊਪਰ ਤੇ ਮੁਹਿ ਡਾਰਿ ਹੈ। 

ਟੂਕ ਟੂਕ ਹੈ ਸਭੈ ਪਸੁਰਿਯਾ ਜਾਇ ਹੈ। 

ਹੋ ਤੁਹਿ ਭੇਟੇ ਹਮ ਆਜੁ ਇਹੈ ਫਲ ਪਾਇ ਹੈ। ੧੫। 


ਨ੍ਹਿਪ ਚਿੰਤਾ ਚਿਤ ਭੀਤਰ ਕਛੂ ਨ _ਕੀਜਿਯੈ। 

ਨਿਰਖਿ _ਹਮਾਰੋ__ਚਰਿਤ _ਅਬੈ _ਹੀ ਲੀਜਿਯੈ। 

ਬਾਰ _ਤਿਹਾਰੋ ਏਕ ਨ ਬਾਕਨ ਪਾਇ ਹੈ। 

ਹੋ ਹਮ ਸੋ ਭੋਗ ਕਮਾਇ ਹਸਤ ਗ੍ਰਿਹ ਜਾਇ ਹੈ। ੧੬। 
ਮੰਤ _ਸਕਤਿ ਹੁੰਡੀਆ ਤਿਹ _ਕਿਯੋ ਬਨਾਇ ਕੈ। 
ਪਕਰਿ ਕਾਨ ਤੇ ਪਤਿ ਕੋ ਦਿਯੋ ਦਿਖਾਇ ਕੈ। 
ਬਹੁਰਿ ਮੇਖ ਭੇ ਬਾਧ੍ਯੋ ਨ੍ਰਿਪਹਿ ਬਨਾਇ _ਕਰਿ। 

ਹੋ ਬਹੁਰਿ ਤਵਨ ਕੋ ਕਿਯੋ ਸੁਦੇਸ ਉਠਾਇ ਕਰਿ। ੧੭। 
ਸਾਹ _ਨਿਰਖ ਤੇ ਗੁਡਿਯਾ ਦਈ ਚੜਾਇ ਕੈ। 

ਕਰਿ ਕੈ ਸੰਗ ਸ੍ਹਾਰ ਦਯੋ ਨ੍ਰਿਪੁਡਾਇ ਕੈ। 

ਪਿਯਹਿ _ਨਿਰਖਿਤੇ ਮੀਤ _ਦਯੋ _ਪਹੁੰਚਾਇ _ਘਰ। 

ਹੋ ਭੇਦ ਅਭੇਦ ਨ ਕਛੁ ਜੜ ਸਕ੍ਯੋ ਬਿਚਾਰ ਕਰਿ। ੧੮। 


ਤਾ ਪਰ ਬਧੇ _ਬਜੰਤੁ ਥੇ ਬਾਜਤ ਭਏ ਬਨਾਇ। _੧੯। 
ਬਿਹਸਿ ਨਾਰਿ ਨਿਜ ਨਾਥ ਸੋ _ਕਹਿਯੋ _ਪਿਯਹਿ _ਪਹੁਚਾਇ। 
ਮਿਤ੍ਰ ਹਮਾਰੋ ਸਾਹ ਇਹ _ਦਏ ਦਮਾਮੋ ਜਾਇ। ੨0। 


ਡਾ ਨਭ# ਸ੍ਤ/ ੨੨੮/ ੪੩੩੬/ ਆਫਲੰ/ 


ਚੱਪਲਾਂ 


ਪਲਵਲ _ਦੇਸ _ਛਤ੍ਰਿਨੀ ਰਹੈ। ਬੁਧਿ ਮਤੀ ਜਾ ਕੋ ਜਗ ਕਹੈ। 


ਜਬ _ਤਨ ਤਾਹਿ ਬਿਰਧਤਾ ਆਇਸ। _ਤਬ _ਤਿਨ ਏਕ ਚਰਿਤਰ _ਬਨਾਇਸ। _੧। 
ਦੈ ਸੰਦੂਕ _ਜੂਤਿਯਨ ਭਰੇ। ਮੁਹਰਨ ਕੇ _ਕੁਲਿ ਸੁਨਤ ਉਚਰੇ। 


ਵ 


ਪੁਤੁ ਪਉਤੁ ਤਾ ਦਿਨ ਤੇ ਤਾ ਕੇ। ਉਦਿਤ ਭਏ ਸੇਵਾ ਕਹ ਵਾ ਕੇ। ੨। 


ਦੰਹਰਾ” 
ਜੁ ਕਛੁ ਕਹੈ ਪ੍ਰਿਯ ਮਾਨਹੀ ਸੇਵਾ ਕਰਹਿ _ਬਨਾਇ। 
ਆਇਸੁ ਮੈ ਸਭ ਹੀ ਚਲੈ ਦਰਬੁ ਹੇਤ ਲਲਚਾਇ। _੩। 


ਚਰਿਤ੍ਰ ਪਾਖਿਆਨ ੬੩ 


ਹੇ ਪਿਆਰੀ! ਤੇਰਾ ਸ਼ਾਹ ਹੁਣ ਮੈਨੂੰ ਪਕੜ ਕੇ ਮਾਰ ਦੇਵੇਗਾ ਅਤੇ ਇਸ ਮਹੱਲ ਉਪਰੋਂ 
ਮੈਨੂੰ ਹੇਠਾਂ ਸੁਟ _ਦੇਵੇਗਾ। _ਮੇਰੀਆਂ _ਸਾਰੀਆਂ _ਪਸਲੀਆਂ ਟੋਟੇ ਟੋਟੇ ਹੋ _ਜਾਣਗੀਆਂ। ਤੈਨੂੰ 
ਮਿਲਣ ਦਾ ਸਾਨੂੰ ਇਹ _ਫਲ ਪ੍ਰਾਪਤ _ਹੋਵੇਗਾ।੧੫। 


(ਰਾਣੀ ਨੇ _ਕਿਹਾ--) ਹੇ ਰਾਜਨ! ਮਨ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਨ _ਕਰੋਂ। (ਤੁਸੀਂ) 
ਹੁਣੇ ਹੀ ਮੇਰਾ ਚਰਿਤ੍ਰ ਵੇਖ ਲਵੋਗੇ। ਤੁਹਾਡਾ ਇਕ ਵਾਲ ਵੀ ਵਿੰਗਾ ਨਹੀਂ ਹੋ ਸਕੇਗਾ। ਮੇਰੇ 
ਨਾਲ ਭੋਗ _ਕਰ ਕੇ ਹਸਦੇ ਹੋਏ ਘਰ _ਜਾਓਗੇ।੧੬। 


ਮੰਤੂ ਦੀ ਸ਼ਕਤੀ ਨਾਲ ਉਸ ਨੂੰ ਭੇਡੂ _('ਹੁੰਡੀਆ”) ਬਣਾ ਦਿੱਤਾ ਅਤੇ ਕੰਨ ਤੋਂ ਪਕੜ 
ਕੇ ਪਤੀ ਨੂੰ ਵਿਖਾ ਦਿੱਤਾ। ਫਿਰ ਰਾਜੇ ਨੂੰ (ਉਸ ਨੇ) ਕਿਲੀ ਨਾਲ ਬੰਨ੍ਹ ਦਿੱਤਾ। ਫਿਰ ਉਸ ਨੂੰ 
ਉਠਾ ਕੇ _ਆਪਣੇ _ਘਰ _('ਸੁਦੇਸ`) ਭੇਜ _ਦਿੱਤਾ।੧੭। 


ਸ਼ਾਹ ਦੇ ਵੇਖਦੇ ਵੇਖਦੇ (ਇਸਤਰੀ ਨੇ) ਗੁੱਡੀ ਚੜ੍ਹਾ _ਦਿੱਤੀ। ਰਾਜੇ ਨੂੰ (ਗੁੱਡੀ) ਉਤੇ 
ਸਵਾਰ ਕਰ ਕੇ ਉਡਾ _ਦਿੱਤਾ। ਪਤੀ ਦੇ ਵੇਖਦੇ ਹੋਇਆਂ ਪ੍ਰੀਤਮ ਨੂੰ ਘਰ ਪਹੁੰਚਾ ਦਿੱਤਾ। ਉਹ 
ਮੂਰਖ ਭੇਦ ਅਭੇਦ ਨੂੰ ਨ ਪਛਾਣ _ਸਕਿਆ।੧੮। 


ਦੰਹਰ” 
ਸ਼ਾਹ ਦੀ ਪੁੱਤਰੀ ਨੇ ਪਤੀ ਦੇ ਵੇਖਦੇ ਹੋਇਆਂ ਗੁਡੀ ਨੂੰ 
ਹੋਏ ਵਾਜੇ _ਵਜਣ ਲਗ _ਗਏ।੧੯। ਪ੍ਰੀਤਮ ਨੂੰ (ਆਪਣੇ _ਘਰ) ਪਹੁੰਚਾ 
ਨੂੰ ਜੋ 


ਇਸ ਛਲ ਨਾਲ ਮਿਤਰ ਨੂੰ 
ਨ ਹੋਣ ਦਿੱਤਾ। ਆਪਣੇ ਪਤੀ 
ਪੂਰਾ _ਕਰ _ਦਿੱਤਾ।੨੧। 
/ਏਥੇਂ ਸੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ ੨੨੮ਵਂ' ਗਰੇੜਹ ਦੀ ਸਮਘਤਨ 
ਭਾ ਲਭ _ਹੀ/ ੨੨੮/ ੪੨੩੪/ _ਚਲਟਾ/ 


ਨਉ 
ਰੋ 
4 
ਹੂ 
॥ 
[8 
ਰੰ 


ਚੱਪਲਾਂ 


ਸਨ। _ਜਦ ਉਸ ਦਾ ਸ਼ਰੀਰ ਬਿਰਧ ਹੋ ਗਿਆ, ਤਦ ਉਸ ਨੇ ਇਕ ਚਰਿਤੁ ਖੇਡਿਆ।੧। 
(ਉਸ ਨੇ) ਦੋ ਸੰਦੂਕ ਜੁਤੀਆਂ ਨਾਲ ਭਰ ਲਏ ਅਤੇ ਸਭ ਨੂੰ ਮੋਹਰਾਂ (ਦੇ ਭਰੇ ਹੋਏ) 
ਸੁਣਾ ਦਿੱਤਾ। ਉਸ ਦੇ ਪੁੱਤਰ ਪੋਤਰੇ ਉਸ ਦਿਨ ਤੋਂ ਉਸ ਦੀ ਸੇਵਾ ਵਿਚ ਜੁਟ ਗਏ।੨। 


ਦੰਹਾਰਾ 
(ਉਹ) ਜੋ ਕਹਿੰਦੀ ਉਸ ਨੂੰ ਸੁਖਾਵਾਂ ਸਮਝਦੇ _ਅਤੇ ਖ਼ੂਬ _ਸੇਵਾ _ਕਰਦੇ। ਧਨ ਦੇ 


ਲਾਲਚ _ਕਰ ਕੇ ਸਭ (ਉਸ ਦੀ) ਆਗਿਆ _ਵਿਚ _ਚਲਦੇ।੩। 


ਜੋ _ਆਗ੍ਯਾ _ਤ੍ਰਿਯ ਕਰੈ ਸੁ _ਮਾਨੈ। ਜੂਤਿਨ ਕੋ ਮੁਹਰੈ ਪਹਿਚਾਨੈ। 
ਅਜੁ ਕਾਲਿ ਬੁਢਿ ਮਰਿ ਜੈਹੈ। ਸਭ ਹੀ ਦਰਬੁ ਹਮਾਰੋ ਹ੍ਹੈਹੈ। ੪। 
ਜਬ ਤਿਹ ਨਿਕਟਿ ਕੁਟੰਬ _ਸਭਾਵੈ। ਤਹ _ਬੁਢਿਯਾ ਯੌ __ਬਚਨ _ਸੁਨਾਵੈ। 
ਜਿਯਤ _ਲਗੇ ਇਹ _ਦਰਬ _ਹਮਾਰੋ। ਬਹੁਰਿ _ਲੀਜਿਯਹੁ ਪੂਤ _ਤਿਹਾਰੋ। _੫। 
ਜਬ _ਵਹੁ ਤ੍ਰਿਯਾ _ਰੋਗਨੀ _ਭਈ। ਕਾਜੀ ਕੁਟਵਾਰਹਿ ਕਹਿ ਗਈ। 
ਕਰਮ ਧਰਮ ਜੋ ਪ੍ਰਥਮ ਕਰੈਹੈ। ਸੋ ਸੁਤ ਬਹੁਰਿ ਖਜਾਨੋ ਲੈਹੈ। ੬। 
ਦੰਹਰਾ 
ਕਰਮ ਧਰਮ ਸੁਤ ਜਬ _ਲਗੇ ਕਰੈ ਨ ਪ੍ਰਥਮ _ਬਨਾਇ। 
ਤਬ ਲੌ ਸੁਤਨ ਨ ਦੀਜਿਯਹੁ _ਹਮਰੋਂ ਦਰਬੁ _ਬੁਲਾਇ। _੭। 
ਚੱਪਣਾ 
ਕਿਤਿਕ _ਦਿਨਨ ਬੁਢਿਯਾ ਮਰਿ _ਗਈ। ਤਿਨ ਕੇ ਹ੍ਰਿਦਨ ਖੁਸਾਲੀ ਭਈ। 
ਕਰਮ ਧਰਮ ਜੋ _ਪੁਥਮ _ਕਰੈਹੈ। ਪੁਨਿ ਇਹ ਬਾਟਿ ਖਜਾਨੋ_ਲੈਹੇ। ੮। 


ਦੰਹਰਾ 
ਕਰਮ ਧਰਮ ਤਾ ਕੇ ਕਰੇ ਅਤਿ ਧਨੁ ਸੁਤਨ ਲਗਾਇ। 
ਬਹੁਰਿ ਸੰਦੂਕ ਪਨ੍ਹੀਨ ਕੇ ਛੋਰਤ ਭੇ ਮਿਲਿ ਆਇ। ੯। 
ਦੱਪਣ? 
ਇਹ ਚਰਿਤੁ ਤ੍ਰਿਯ ਸੇਵ ਕਰਾਈ। _ਸੁਤਨ ਦਰਬੁ ਕੌ ਲੋਭ _ਦਿਖਾਈ। 


ਤਿਨ ਕੇ ਅੰਤ ਨ ਕਛੁ ਕਰ ਆਯੋ। ਛਲ ਬਲ _ਅਪਨੋ ਮੂੰਡ ਮੁੰਡਾਯੋ। ੧0। _੧। 
/ਛੰਤ ਨੰ ਗਾਹੇਤੁਪਖਯਾਨੇ /ਤੇ੍‌ਲਾ ਲਾੰਠੇਤ੍ਂ ਅਤ ਭੂਪ ਸੰਭਾਦੇ ਦੋਇ %ੱ _ਈਨਤੀਨ ਲਾਠਤਹ ਪਤਨ 


ਮਤ ਸਭ” #ਤ/ ੨੨੯/ ੪੩੪8/ ਆਫਲੰ/ 


ਦੰਹਰਾ 
ਮਾਲਨੇਰ ਕੇ ਦੇਸ ਮੈ ਮਰਗਜ ਪੁਰ ਇਕ _ਗਾਉ। 
ਸਾਹ ਏਕ _ਤਿਹ __ਠਾ ਬਸਤ ਮਦਨ ਸਾਹ ਤਿਹ _ਨਾਉ। ੧। 
ਮਦਨ ਮਤੀ ਤਾ ਕੀ ਤ੍ਰਿਯਾ ਜਾ _ਕੋ ਰੂਪ ਅਪਾਰ। 
ਆਪੁ ਮਦਨ _ਠਠਕੇ ਰਹੈ ਤਿਹ ਰਤਿ ਰੂਪ _ਬਿਚਾਰ। ੨। 
ਚੇਲਾ ਰਾਮ ਤਹਾ ਹੁਤੋ ਏਕ ਸਾਹ _ਕੋ_ਪੂਤ। 
ਸਗਲ _ਗੁਨਨ ਭੀਤਰ ਚਤੁਰ ਸੁੰਦਰ ਮਦਨ _ਸਰੂਪ। _੩। 


ਚੱਪਣਾ 
ਚੇਲਾ ਰਾਮ ਜਬੈ ਤ੍ਰਿਯ _ਲਹਿਯੋ। _ਤਾ ਕੋ ਤਬੈ ਮਦਨ ਤਨ ਗਹਿਯੋ। 
ਤਰੁਨਿ _ਤਦਿਨ ਤੇ ਰਹਤ ਲੁਭਾਈ। _ਨਿਰਖਿ ਸਜਨ _ਛਬਿ ਰਹੀ ਬਿਕਾਈ। 


੪| 


ਚਰਿਤ੍ਰ ਪਾਖਿਆਨ ੬੫ 


ਜੱਪਣਾ 

(ਉਹ) ਇਸਤਰੀ ਜੋ ਆਗਿਆ ਕਰਦੀ, ਉਹ ਮੌਨ ਲੈਂਦੇ ਸਨ ਅਤੇ ਜੁਤੀਆਂ ਨੂੰ ਮੋਹਰਾਂ 
ਵਜੋਂ ਪਛਾਣਦੇ ਸਨ। (ਉਹ ਮਨ ਵਿਚ ਸੋਚਦੇ ਸਨ ਕਿ) ਅਜ ਕਲ ਬੁੱਡੀ ਮਰ ਜਾਏਗੀ ਅਤੇ 
ਸਾਰਾ ਧਨ ਸਾਡਾ ਹੋਂ _ਜਾਵੇਗਾ।੪। 

ਜਦ ਕਦੇ ਸਾਰਾ ਕੁਟੁੰਬ ਉਸ ਦੇ ਨੇੜੇ ਆਉਂਦਾ, ਤਾਂ ਉਹ ਬ੍ਂਢੀ ਉਨ੍ਹਾਂ ਨੂੰ _ਕਹਿੰਦੀ। 
ਜੀਉਂਦੇ ਜੀ ਇਹ ਧਨ ਮੇਰਾ ਹੈ। ਫਿਰ ਹੇ ਪੁੱਤਰੋ! (ਇਹ) ਲੈ ਲੈਣਾ, ਤੁਹਾਡਾ ਹੀ ਹੈ।੫। 

ਜਦ ਉਹ ਇਸਤਰੀ ਬੀਮਾਰ ਹੋ ਗਈ, ਤਾਂ ਕਾਜ਼ੀ ਕੋਤਵਾਲ ਨੂੰ ਕਹਿ ਗਈ ਕਿ 
ਪਹਿਲਾਂ ਜੋ ਮੇਰਾ ਕ੍ਰਿਆ ਕਰਮ _ਕਰੇਗਾ, _ਉਹੀ ਪੁੱਤਰ ਫਿਰ ਖਜ਼ਾਨਾ ਪ੍ਰਾਪਤ _ਕਰੇਗਾ।੬। 


ਜਦ ਤਕ ਪਹਿਲਾਂ ਮੇਰਾ ਕ੍ਰਿਆ-ਕਰਮ (ਮੇਰੇ) ਪੁੱਤਰ ਨ ਕਰ ਚੁਕਣ ਤਦ ਤਕ ਮੇਰੇ 
ਨੂੰ ਬੁਲਾ ਕੇ ਮੇਰਾ ਧਨ ਨ ਦੇਣਾ।੭। 


ਕੁਝ ਦਿਨਾਂ ਤਕ ਬਿਰਧ _ਇਸਤਰੀ ਮਰ _ਗਈ। ਉਨ੍ਹਾਂ (ਪੁੱਤਰਾਂ ਪੋਤਰਿਆਂ) ਦੇ ਹਿਰਦੇ 
ਵਿਚ ਖੁਸ਼ੀ _ਹੋਈ। ਪਹਿਲਾਂ ਜੋ ਕ੍ਰਿਆ ਕਰਮ _ਕਰਨਗੇ ਫਿਰ (ਉਹ) ਇਹ ਖੁਜ਼ਾਨਾ ਵੰਡ 
ਲੈਣਗੇ।੮। 
ਦੰਹਰਾ 

ਪੁੱਤਰਾਂ ਨੇ ਬਹੁਤ ਧਨ ਖ਼ਰਚ ਕਰ ਕੇ ਉਸ ਦਾ ਕ੍ਰਿਆ ਕਰਮ ਕੀਤਾ। ਫਿਰ ਮਿਲ ਕੇ 
ਆਏ ਅਤੇ _ਜੁਤੀਆਂ ਦੇ _ਸੂੰਦਕ ਖੋਲਣ _ਲਗੇ।੯। 
ਜੱਪਣਾ 

ਪੁੰਤਰਾਂ ਨੂੰ ਧਨ ਦਾ ਲੋਭ ਵਿਖਾ ਕੇ ਇਸ ਚਰਿਤ੍ਰ ਨਾਲ ਇਸਤਰੀ ਨੇ ਸੇਵਾ ਕਰਾਈ। 
ਅੰਤ ਵਿਚ ਉਨ੍ਹਾਂ ਦੇ ਹੱਥ ਵਿਚ ਕੁਝ ਨ ਆਇਆ ਅਤੇ ਛਲ ਦੇ ਬਲ ਕਰ ਕੇ ਆਪਣਾ ਸਿਰ 
ਮੁੰਨਵਾ ਲਿਆ।੧0। 

/ਏਥੋਂ ਸੰ ਗੰਰੇਤੁੱਪ/ਸਆਨ ਦੇ ਤੁਆ ਗੰਰੇਤ ਦੋ ਮੰਤ ਡੂਪ ਸੰਵਾਦ ਦੇ ੨੨੯ਵੇਂ ਗਰੇੜੂ ਦੀ ਸ਼ਮਪਤਨ 

ਆਭਾ ਲਭ _ਹੰ/ _੨੦੯/ ੪੩8੪੬/ _ਚਲਟਾ/ 


ਦੰਹਰਾ 

ਮਾਲਨੇਰ ਦੇਸ ਵਿਚ ਮਰਗਜ ਪੁਰ ਨਾਂ ਦਾ ਇਕ ਪਿੰਡ ਸੀ। ਉਥੇ ਇਕ ਸ਼ਾਹ ਵਸਦਾ 
ਸੀ; ਉਸ ਦਾ ਨਾਂ ਮਦਨ ਸ਼ਾਹ _ਸੀ।੧। ਮਦਨ ਮਤੀ ਉਸ ਦੀ ਇਸਤਰੀ ਸੀ, ਜਿਸ ਦੀ 
ਸੁੰਦਰਤਾ ਬਹੁਤ ਅਧਿਕ _ਸੀ। ਕਾਮ ਦੇਵ ਉਸ ਨੂੰ ਰਤੀ ਦਾ ਰੂਪ ਵਿਚਾਰ ਕੇ ਹੈਰਾਨ ਹੋ 
ਜਾਂਦਾ ਸੀ।੨। ਉਥੇ ਚੇਲਾ ਰਾਮ ਨਾਂ ਦਾ ਇਕ ਸ਼ਾਹ ਦਾ ਪੁੰਤਰ ਰਹਿੰਦਾ ਸੀ ਜੋ ਸਾਰਿਆਂ 
ਗੁਣਾਂ ਵਿਚ ਚਤੁਰ ਅਤੇ _ਕਾਮ _ਦੇਵ ਦੇ ਸਰੂਪ ਵਰਗਾ _ਸੁੰਦਰ _ਸੀ।੩। 
ਜੱਪਣਾ 

ਚੇਲਾ ਰਾਮ ਨੂੰ ਜਦ ਉਸ ਇਸਤਰੀ ਨੇ ਵੇਖਿਆ, ਤਦ ਤੋਂ _ਉਸ ਦੇ ਸ਼ਰੀਰ ਨੂੰ ਕਾਮ 
ਦੇਵ ਨੇ ਕਾਬੂ ਕਰ _ਲਿਆ। ਇਸਤਰੀ ਉਸ _ਦਿਨ ਤੋਂ (ਚੇਲਾ ਰਾਮ ਪੂਤਿ) ਲੁਭਾਈ ਰਹਿੰਦੀ 
ਸੀ ਅਤੇ ਸੱਜਨ ਦੀ ਛਬੀ ਨੂੰ ਵੇਖ ਕੇ ਵਿਕੀ ਰਹਿੰਦੀ ਸੀ।੪। 


੬੬ 


ਕਾਮ ਭੋਗ ਤਾ ਸੌ ਬਹੁ ਭਾਤਿ ਕਮਾਇਯੋ। 
ਸੋਇ ਸਾਹ ਜਬ ਜਾਇ ਤੇ ਤਾਹਿ ਬੁਲਾਵਈ। 
ਹੋ ਤਾਹਿ ਭਏ ਰਸ ਰੀਤਿ ਪ੍ਰੀਤਿ ਉਪਜਾਵਈ। ੫। 


ਚੱਪਲਾਂ 


ਤਰੂਨੀ _ਉਠਤ ਸਾਹ ਹੂ _ਜਾਗਿਯੋ। _ਪੁਛਨ ਤਾਹਿ ਆਪੁ ਯੌ _ਲਾਗਿਯੋ। 
ਜਾਤ ਹੁਤੀ ਕਹ ਤਰੁਨਿ _ਬਤਾਵਹੁ। ਹਮਰੋ ਚਿਤ ਕੋ ਭਰਮੁ _ਮਿਟਾਵਹੁ। ੬। 


ਸੁਨਹੁ ਸਾਹ ਮੈ ਬਚਨ ਉਚਾਰੋਂ। ਤੁਮਰੇ ਚਿਤ ਕੋ ਭਰਮ ਉਤਾਰੋ। 
ਮੋਹੂ ਟੂਟਿ ਕੈਫ ਜਬ _ਗਈ। _ਲੇਤ ਤਬੈ ਪਸਵਾਰਨ ਭਈ। _੭। 


ਦੰਹਰਾ” 
ਐਸ. ਨਿਸਾ ਕਰਿ ਸਾਹ ਕੀ ਦੀਨੋ ਬਹੁਰਿ ਸਵਾਇ। 
ਤੁਰਤ ਮੀਤ ਪੈ ਚਲਿ ਗਈ ਯਾਰ ਭਜੀ ਲਪਟਾਇ। ੮। ੧। 


/ਏੱਤਾ ਹਾੰ ਗਾਰ ਪਲ੍ਯਾਨੇ /ਤਰ੍‌ਯਾ ਲੰਠਤ੍ਹੇ ਮੰਤ ਡੂਪ ਸੰਭਾਦੇ ਛੋਟ ਐਂ ਤਸਵ ਲਾਹੇਤਹ ਸ਼ਮਤਆ 
ਮਤ ਨਭ#ਆ ਸ੍ਤ/ _-੩%/ ੪੩੫੨/ %ਫੜੀੰ/ 


ਦੰਹਾਰਾ 
ਦੇਸ _ਬਾਵਨੀ ਕੇ ਰਹੈ _ਮਾਲਵ ਨਾਮ _ਗਵਾਰ। 
ਮੈਨ ਕਲਾ ਤਾ ਕੀ ਤਰੁਨਿ ਜਾ ਕੋ ਰੂਪ ਅਪਾਰ। ੧। 
ਦੀਰਘ ਦੇਹ ਤਾ ਕੋ ਰਹੈ ਪੁਸਟ ਅੰਗ ਸਭ _ਨੌਰ। 
ਦਿਰਘ ਪੁਸਟ ਤਾ ਸਮ _ਤਰੂਨਿ ਦੁਤਿਯ ਨ ਜਗ ਮੈ ਔਰ। ੨। 


੭%/ੜਾਲ 
ਫੌਜਦਾਰ ਇਕ ਗਾਉ ਤਵਨ ਕੇ ਆਇਲੋ। 
ਪ੍ਯਾਸ _ਘਾਮ _ਤੋ ਅਧਿਕ ਤਵਨ ਦੁਖ ਪਾਇਯੋ। 
ਪਾਨਿ _ਚਹਿਯੋ _ਜਟਿਯਾ ਤਿਨ ਦਯੋ _ਉਠਾਇ ਕੈ। 
ਹੋ ਨਿਰਖ ਤਵਨਿ ਕੋ ਰੂਪ ਰਹਿਯੋ ਉਰਝਾਇ ਕੈ। ੩। 


ਚਿਤ ਮੈ ਕਿਯਾ ਬਿਚਾਰ ਜੁ ਯਾ ਕੋ _ਪਾਇਯੈ। 
ਏਕ ਪੁਤ ਯਾ _ਤੈ ਭਜਿ ਕੈ ਉਪਜਾਇਯੈ। 
ਅਧਿਕ ਬਲੀ ਸੋ` ਹ੍ਹੈ ਹੈ ਸਭ ਜਗ ਜਾਨਿਯੈ। 
ਹੋ ਤਾ ਕੇ ਡੀਲ ਸਮਾਨ ਨ ਔਰ ਬਖਾਨਿਯੈ। ੪। 


ਚਰਿਤ੍ਰ ਪਾਖਿਆਨ ੬੭ 


ਤਾਂ 
ਪ੍ਰੇਮ ਪ੍ਰਗਟ _ਕਰਦੀ।੫। 


ਚੱਪਾਣ 

(ਇਕ ਦਿਨ) ਇਸਤਰੀ ਉਠੀ, ਤਾਂ ਸ਼ਾਹ ਵੀ ਜਾਗ ਪਿਆ ਅਤੇ ਉਸ ਨੂੰ ਆਪ ਪੁੱਛਣ 
ਲਗਿਆ। ਹੇ ਇਸਤਰੀ! ਦਸ, (ਤੂੰ) ਕਿਥੇ ਜਾ ਰਹੀ ਸੀ। (ਅਤੇ ਇਸ ਤਰ੍ਹਾਂ) ਮੇਰੇ ਮਨ ਦਾ 
ਭਰਮ ਦੂਰ ਕਰ।£੬। 

ਹੇ ਸ਼ਾਹ ! ਮੈਂ ਜੋ ਬਚਨ ਕਹਿੰਦੀ ਹਾਂ, ਉਹ ਸੁਣੋ, (ਮੈਂ) ਤੁਹਾਡੇ ਚਿਤ ਦਾ ਭਰਮ ਦੂਰ 
ਕਰਦੀ ਹਾਂ? ਜਦ ਮੇਰਾ ਅਮਲ ਟੁੱਟ ਗਿਆ (ਭਾਵ ਦੂਰ ਹੋ ਗਿਆ) ਤਾਂ ਮੈਂ ਪਲਸੇਟੇ 
ਮਾਰਨ ਲਗ __ਗਈ।੭। 
ਦੰਹਰਾ” 

ਇਸ ਤਰ੍ਹਾਂ ਸ਼ਾਹ ਦੀ _ਤਸਲੀ (ਨਿਸਾ”) ਕਰਾ ਕੇ (ਉਸ ਨੂੰ) ਫਿਰ ਸੰਵਾ ਦਿੱਤਾ ਅਤੇ 
ਆਪ ਤੁਰੰਤ ਮਿਤਰ ਕੋਲ ਚਲੀ ਗਈ ਅਤੇ ਯਾਰ ਨੇ _ਲਿਪਟ ਕੇ _ਰਮਣ _ਕੀਤਾ।੮। 


/ਏਥੋਂ ਨੰ ਲਾਰਤੁੱਪ/ਮਆਨ ਦੇ ਤੁੰਆ ਲਾਰਤੂ ਦੇ ਆਹਾ ਭੂਆ ਸੰਵਾਏ ਦੇ ੨੩/ਵੈ' ਲਾਠਤ੍ਹ ਟੀ ਸਮਾਪਤੀ 
ਨਾ ਲਭ _ਹੰ/ _੨=6%/ ੪੨੫੨/ _ਚਲਟਾ/ 


ਦੰਹਰਾ 
ਬਾਵਨੀ ਦੇਸ਼ ਵਿਚ ਮਾਲਵ ਨਾਂ ਦਾ ਇਕ ਪੇਂਡੂ ਰਹਿੰਦਾ ਸੀ। ਉਸ ਦੀ ਇਸਤਰੀ ਮੈਨ 
ਕਲਾ ਬਹੁਤ ਸੁੰਦਰ ਸਰੂਪ _ਵਾਲੀ _ਸੀ।੧। ਉਸ ਦਾ ਸ਼ਰੀਰ ਬਹੁਤ ਖੁਲਾਸਾ ਸੀ ਅਤੇ ਸਾਰੇ 


ਅੰਗ _ਬਹੁਤ ਮਜ਼ਬੂਤ _ਸਨ। _ਉਸ _ਵਰਗੇ ਲੰਬੇ ਚੌੜੇ ਸ਼ਰੀਰ ਵਾਲੀ ਹੋਰ ਕੋਈ (ਤਕੜੀ) 
ਇਸਤਰੀ ਸੰਸਾਰ ਵਿਚ ਨਹੀਂ _ਸੀ।੨। 


੭%/=ੜਲ 

ਉਨ੍ਹਾਂ ਦੇ ਪਿੰਡ ਵਿਚ ਇਕ ਫ਼ੌਜਦਾਰ ਆਇਆ। _ਪਿਆਸ ਅਤੇ _ਗਰਮੀ _ਨਾਲ ਉਹ 
ਬਹੁਤ ਦੁਖੀ ਹੋਇਆ। (ਉਸ ਨੇ) ਪਾਣੀ ਪੀਣਾ ਚਾਹਿਆ (ਅਤੇ ਅਗੋਂ) ਜਟੀ ਨੇ ਉਸ ਨੂੰ 
ਉਠਾ ਕੇ ਦੇ ਦਿੱਤਾ। ਉਸ (ਇਸਤਰੀ) ਦਾ ਰੂਪ ਵੇਖ ਕੇ (ਫ਼ੌਜਦਾਰ) ਮੋਹਿਤ ਹੋ ਗਿਆ।੩। 


(ਉਸ ਨੇ) ਆਪਣੇ ਚਿਤ ਵਿਚ ਵਿਚਾਰ ਕੀਤਾ ਕਿ ਇਸ ਨੂੰ (ਕਿਸੇ ਤਰ੍ਹਾਂ ਨਾਲ) 
ਪ੍ਰਾਪਤ ਕਰੀਏ ਅਤੇ ਇਸ ਨਾਲ ਭੋਗ ਕਰ ਕੇ ਇਕ ਪੁੱਤਰ ਪੈਦਾ ਕਰ ਲਈਏ। ਉਹ ਬਹੁਤ 
ਬਲੀ ਹੋਵੇਗਾ ਅਤੇ ਸਾਰੇ ਸੰਸਾਰ ਵਿਚ ਜਾਣਿਆ ਜਾਵੇਗਾ। ਉਸ ਦੇ ਕੱਦ-ਕਾਠ ਵਰਗਾ 
ਕੋਈ ਹੋਰ ਨਹੀਂ ਦਸਿਆ ਜਾਵੇਗਾ।੪। 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰ” 
ਫੌਜਦਾਰ ਇਕ _ਸਹਿਚਰੀ ਤਾ ਕੇ ਦਈ ਪਠਾਇ। 
ਨਿਸਾ ਕਰੀ ਧਨੁ ਦੇ ਘਨੋ ਭੇਦ ਸਕਲ _ਸਮੁਝਾਇ। ੫। 


੭%#=ੜਾਲ਼ 
ਸੁਨਤ ਸਹਚਰੀ ਬਚਨ ਤਹਾ ਕੌ ਜਾਤ ਭੀ। 
ਭਾਤਿ _ਭਾਤਿ ਸੋ ਤਾਹਿ ਤਰੁਨਿ _ਸਮੁਝਾਤ _ਭੀ। 
ਪਲਟਿ _ਪਿਯਹਿ _ਇਹ _ਭਾਤ _ਕਹਿਯੋ __ਸਮਝਾਇ ਕੈ। 
ਹੋਂ ਮਿਲਿ ਹੈ ਤੁਮ ਸੋ ਆਜੁ ਸੁ ਰਾਤੀ ਆਇ ਕੈ। ੬। 


ਫੁਲ ਪਾਨ ਮਦ ਪਾਨ ਸੇਜ ਸੁਭ ਕੋ _ਰਚਿਯੋ। 


ਕਹਿਯੋ ਬਿਹਸਿ _ਪਿਯ ਮੈ ਇਕ ਚਰਿਤ ਦਿਖਾਇ ਹੋਂ। 
ਹੋ ਨਿਜੁ ਨਾਇਕ ਕੌ ਮਾਰਿ ਤਿਹਾਰੇ ਆਇ ਹੋ। ੮। 
ਦੁਹੂੰ ਹਾਥ ਦ੍ਰਿੜ ਬਦਨ ਧਰਤ ਭੀ ਜਾਇ ਕੈ। 
ਬਾਇ ਭਈ ਮੁਰਰਾਯੌ ਦਈ _ਉਡਾਇ ਕੈ। 

ਹੁੰਦ ਮੂੰਦਿ ਮੁਖ ਰਖਤ _ਕਹਾਊ ਕਰਤ ਹੈ। 


ਚੱਪਣਾ 
ਜ੍ਯੋ ਉਹ ਚਹਤ ਕਿ ਹਾਇ ਪੁਕਾਰੈ। ਮੋਰਿ ਆਨਿ ਕੋਊ ਪ੍ਰਾਨ ਉਬਾਰੈ। 
ਤ੍ਯੋ ਤ੍ਰਿਯ ਮੂੰਦਿ ਮੂੰਦਿ ਮੁਖ ਲੇਈ। _ਨਿਕਸ ਨ ਸ੍ਰਾਸਨ ਬਾਹਰ ਦੇਈ। _੧0। 


%/ੜਲ਼ 
ਗ੍ਰਾਮ _ਬਾਸਿਯਨ _ਆਨਿ _ਧਰਿਯੋ __ਆਖਿਨ _ਹਿਰਿਯੋ। 
ਜਿਯਤ ਕਛੂ _ਤ੍ਰਿਯ _ਜਾਨਿ ਗਈ _ਲਪਟਾਇ ਕੈ। 
ਹੋ ਮਲਿ ਦਲ ਚੂਤੂਨ ਸੌ _ਪਿਯ ਦਯੋ _ਖਪਾਇ ਕੈ। ੧੧। 


ਅਰਧ _ਦੁਪਹਰੀ ਜਿਨ _ਕਰ _ਪਿਯਹਿ _ਸੰਘਾਰਿਯੋ। 
ਗ੍ਰਾਮ _ਬਾਸਿਯਨ _ਠਾਢੇ _ਚਰਿਤ _ਨਿਹਾਰਿਯੋ। 
ਮੂੰਦਿ ਮੂੰਦਿ ਮੁਖ ਨਾਕ ਹਹਾ ਕਹਿ ਕੈ ਰਹੀ। 


ਹੋ ਬਾਤ ਰੋਗ ਪਤਿ ਮਰੇ ਨ ਬੈਦ ਮਿਲ੍ਯੋ _ਦਈ। ੧੨। 


ਚਰਿਤ੍ਰ ਪਾਖਿਆਨ ੬੯ 


ਦੰਹਰਾ” 

ਫ਼ੌਜਦਾਰ ਨੇ ਇਕ ਦਾਸੀ ਨੂੰ (ਬੁਲਾ ਕੇ) ਸਾਰਾ ਭੇਦ ਸਮਝਾਇਆ ਅਤੇ _ਬਹੁਤ ਸਾਰਾ 
ਧਨ ਦੇ ਕੇ ਉਸ ਦੀ ਤਸਲੀ ਕੀਤੀ ਅਤੇ (ਉਸ ਵਲ) ਭੇਜ ਦਿੱਤਾ।੫। 
੭%/=ੜਲ 


ਉਸ ਦੇ ਬਚਨ ਸੁਣ ਕੇ ਦਾਸੀ ਉਧਰ ਨੂੰ ਚਲ ਪਈ। ਭਾਂਤ ਭਾਂਤ ਨਾਲ ਉਸ ਇਸਤਰੀ 
ਨੂੰ ਸਮਝਾਉਣ _ਲਗੀ। ਉਥੋਂ ਪਰਤ ਕੇ _ਫ਼ੌਜਦਾਰ ਨੂੰ ਸਮਝਾ ਕੇ ਕਹਿਣ ਲਗੀ ਕਿ ਉਹ ਅਜ 
ਰਾਤ ਨੂੰ ਆ ਕੇ ਤੁਹਾਨੂੰ _ਮਿਲੇਗੀ।੬। 


ਮਿਲਣ ਲਈ _ਗਈ। _ਡੋਡਾ, ਪਾਨ, ਸ਼ਰਾਬ ਪੀਤੀ ਅਤੇ ਸੋਹਣੀ ਸੇਜ ਨੂੰ _ਸਜਾਇਆ। (ਉਸ) 
ਇਸਤਰੀ ਨਾਲ _ਕਾਮ-ਕ੍ਰੀੜਾ ਅਜਿਹੀ ਮਚੀ _ਕਿ _ਸਾਰੀ ਰਾਤ _ਰਤੀ-ਕ੍ਰਿਆ ਚਲਦੀ _ਰਹੀ।੭। 


ਸਾਰੀ ਰਾਤ ਚੰਗੀ _ਤੜ੍ਹਾਂ _ਕੇਲ-ਕ੍ਰੀੜਾ ਕਰਨ ਵਾਲੇ (ਮਰਦ ਨੂੰ) ਪ੍ਰਾਪਤ ਕਰ ਕੇ (ਉਹ) 
ਇਸਤਰੀ ਬਿਨਾ ਮੁੱਲ ਤਾਰੇ ਵਿਕ ਗਈ। (ਉਸ ਨੇ) ਪਿਰਿਯ ਨੂੰ ਹੱਸ ਕੇ ਕਿਹਾ ਕਿ ਮੈਂ ਇਕ 
ਚਰਿਤ੍ਰ _ਵਿਖਾਵਾਂਗੀ ਅਤੇ ਆਪਣੇ _ਪਤੀ ਨੂੰ ਮਾਰ ਕੇ ਤੇਰੇ ਕੋਲ _ਆਵਾਂਗੀ।੮। 


ਉਸ ਨੇ (ਘਰ) ਜਾ ਕੇ ਦੋਵੇਂ ਹੱਥ ਬੜੀ ਦ੍ਰਿੜ੍ਹਤਾ ਨਾਲ (ਪਤੀ ਦੇ) ਮੂੰਹ ਉਤੇ ਰਖ 
ਦਿੱਤੇ। (ਇਹ ਗੱਲ) ਉਡਾ ਦਿੱਤੀ (ਕਿ ਮੇਰੇ ਪਤੀ ਨੂੰ) ਬਾਈ (ਰੋਗ) ਨਾਲ ਮਰੋੜਾ ਹੋ ਗਿਆ 
ਹੈ। (ਉਹ) ਉਸ ਦਾ ਮੂੰਹ ਘੁਟ ਘੁਟ ਕੇ ਰਖਦੀ (ਅਤੇ ਕਹਿੰਦੀ ਕਿ ਇਹ) ਕੀ ਕਰ ਰਿਹਾ 
ਹੈ। ਸਾਰਿਓ ਲੋਕੋ! ਵੇਖੋ, ਮੇਰਾ ਪਤੀ ਮਰ ਰਿਹਾ ਹੈ।੯। 
ਚੱਪਲਾਂ 

ਜਿਉਂ ਹੀ ਉਹ “ਹਾਇ ਹਾਇ? ਪੁਕਾਰਨਾ ਚਾਹੁੰਦਾ ਕਿ 
ਤਿਉ ਹੀ ਇਸਤਰੀ (ਉਸ ਦਾ) ਮੂੰਹ ਘੁਟ ਲੈਂਦੀ ਅਤੇ 
ਨਿਕਲਣ ਦਿੰਦੀ।੧0। 


੭%/=ਲ 


ਸੁਆਸਾਂ ਦੀ ਘੁਟਨ ਨਾਲ (ਉਹ) ਮੂਰਛਿਤ ਹੋਕੇ ਧਰਤੀ ਉਤੇ ਡਿਗ _ਸਪਿਆ। ਪਿੰਡ 
ਵਾਸੀਆਂ ਨੇ ਆ ਕੇ ਉਸ ਨੂੰ ਪਕੜਿਆ ਅਤੇ (ਸਭ ਕੁਝ) ਅੱਖਾਂ ਨਾਲ ਵੇਖਿਆ। (ਉਸ 
) ਕੁਝ _ਜੀਉਂਦਾ ਵੇਖ ਕੇ, ਇਸਤਰੀ (ਫਿਰ ਉਸ ਨਾਲ) ਲਿਪਟ ਗਈ ਅਤੇ ਨਿਤੰਬਾਂ _ਨਾਲ 
ਮਸਲ ਕੇ (ਅਥਵਾ _ਮਿਧ _ਕੇ) ਪਤੀ ਨੂੰ _ਖਪਾ ਦਿੱਤਾ (ਭਾਵ ਮਾਰ _ਦਿੱਤਾ)।੧੧। 


ਦੁਪਹਿਰ ਵੇਲੇ ਜਿਸ ਨੇ (ਆਪਣੇ) ਹੱਥ _ਨਾਲ ਪਤੀ ਨੂੰ ਮਾਰ ਦਿੱਤਾ ਅਤੇ ਪਿੰਡ ਦੇ 
ਵਾਸੀਆਂ ਨੇ ਖੜੋ ਕੇ (ਇਹ ਸਾਰਾ) ਚਰਿਤ੍ਰ ਵੇਖਿਆ। ਉਸ ਦਾ ਮੂੰਹ ਅਤੇ ਨਕ ਘੁਟ ਘੁਟ ਕੇ 
“ਹਾਇ ਹਾਇ? ਕਹਿੰਦੀ ਰਹੀ ਕਿ _ਬਾਤ ਰੋਗ ਕਾਰਨ (ਮੇਰਾ) ਪਤੀ ਮਰ ਗਿਆ ਹੈ ਅਤੇ ਦੈਵ 
ਨੇਤ ਨਾਲ (ਮੈਨੂੰ ਕੋਈ) ਵੈਦ ਨਹੀਂ ਮਿਲ ਸਕਿਆ ਹੈ।੧੨। 


ਦੇ 


20 


ਸਭਹਿਨ ਦੇਖਤ ਪਤਿ ਕੋ _ਮਾਰਿਯੋ। ਗ੍ਰਾਮ _ਬਾਸਿਯਨ ਕਛੂ ਨ _ਬਿਚਾਰਿਯੋ। 
ਪਤਿ ਕੇ ਬ੍ਯੋਗ ਸਦਨ ਤਜਿ ਗਈ। ਤਾ ਕੇ ਰਹਤ ਜਾਇ ਗ੍ਰਿਹ ਭਈ। ੧੩। ੧। 
/ਏੰਤਾ ਹਾੰ ਗਾਨਤ ੫ਲ੍ਹਯਾਨੇ /ਤੇਯਾ ਲਾਠਤ੍ਹੇ ਅੰਤਾਂ ਭੂਪ ਅੰਭਾਦੇ ਦੋਇ ਸੌ /ਏਕਤੀਨ ਲਾਰੇਤ੍ਹ ਜ਼ਮਪਤਨ 


ਮਤ ਨਭਨਆ ਡਤ/ _੨੩੧/ ੪੩੬੦੭ #ਫਲੰ/ 


ਦੰਹਰਾ 


ਇਕ ਰਾਜਾ ਮੁਲਤਾਨ ਕੋ ਬਿਰਧ _ਛਤ੍ਹ _ਤਿਹ ਨਾਮ। 
ਬਿਰਧ ਦੇਹ ਤਾ ਕੋ ਰਹੈ ਜਾਨਤ ਸਿਗਰੋ _ਗ੍ਰਾਮ। ੧। 


ਚੱਘਣ?/ 
ਤਾ ਕੇ ਧਾਮ ਪੁਤ੍ਰ ਨਹਿ ਭਯੋ। ਰਾਜਾ ਅਧਿਕ ਬਿਰਧ ਹ੍ਹੈ ਗਯੋ। 
ਏਕ ਨਾਰਿ ਤਬ ਔਰ ਬ੍ਯਾਹੀ। ਅਧਿਕ ਰੂਪ ਜਾ ਕੇ ਤਨ ਆਹੀ। ੨। 


ਸੀ _ਬਡੜ੍ਯਾਛ ਮਤੀ ਜਗ ਕਹੈ। ਜਿਹ ਲਖਿ ਮਦਨ _ਥਕਿਤ ਹ੍ਹੈ ਰਹੈ। 
ਸੋ_ਰਾਨੀ ਤਰੁਨੀ ਜਬ _ਭਈ। ਮਦਨ ਕੁਮਾਰ ਨਿਰਖਿ ਕਰ ਲਈ। ੩। 


ਤਾ ਦਿਨ ਤੇ ਹਰ ਅਰਿ ਬਸ ਭਈ। ਗ੍ਰਿਹਿ ਕੀ ਭੂਲਿ ਸਕਲ ਸੁਧਿ ਗਈ। 
ਪਠੈ _ਸਹਚਰੀ ਤਾਹਿ ਬੁਲਾਯੋ। _ਕਾਮ ਭੋਗ _ਰੁਚਿ _ਮਾਨਿ _ਕਮਾਯੋ। _੪। 


੭%/ਤਲ 
ਤਰੁਨ ਪੁਰਖ ਕੌ __ਤਰੁਨਿ ਜਦਿਨ ਤ੍ਰਿਯ ਪਾਵਈ। 
ਤਨਿਕ _ਨ ਛੋਰਿਯੋ _ਚਹਤ _ਗਰੇ _ਲਪਟਾਵਈ। 
ਨਿਰਖਿ ਮਗਨ ਹੈ ਰਹਤ ਸਜਨ ਕੇ ਰੂਪ ਮੈ। 
ਹੋ ਜਨੁ ਧਨੁ _ਚਲਿਯੋ _ਹਰਾਇ ਜੁਆਰੀ ਜੂਪ ਮੈ। ੫। 


ਬਿਰਧ ਛਤਰ ਤਬ ਲਗੇ ਪਹੂਚ੍ਯੋ __ਆਨਿ _ਕਰਿ। 
ਰਾਨੀ ਲਯੋ _ਦੁਰਾਇ ਮਿਤ _ਹਿਤ _ਮਾਨਿ _ਕਰਿ। 
ਖਾਟ ਕੇ ਬਾਧਿ ਤਾਹਿ ਦ੍ਰਿੜ ਰਾਖਿਯੋ। 
ਹੋਂ ਟਰਿ ਆਗੇ ਨਿਜੁ ਪਤਿ ਕੋ ਇਹ ਬਿਧਿ ਭਾਖਿਯੋ। ੬। 


8, 


ਚੱਪਣਾ 
ਜਨਿਯਤ ਰਾਵ ਬਿਰਧ ਤੁਮ ਭਏ। ਖਿਲਤ ਅਖੇਟ ਹੁਤੇ ਰਹਿ ਗਏ। 
ਤੁਮ ਕੌ ਆਨ ਜਰਾ ਗਹਿ ਲੀਨੋ। ਤਾ ਤੇ ਤੁਮ ਸਭ ਕਛੂ ਤਜਿ ਦੀਨੋ। _੭। 
ਸੁਨਿ ਤ੍ਰਿਯ ਮੈ ਨ ਬਿਰਧ ਹੈ ਗਯੋ। ਜਰਾ ਨ _ਆਨਿ ਬ੍ਯਾਪਕ ਭਯੋ। 
ਕਹੈ ਤੁ ਅਬ ਹੀ ਜਾਉ ਸਿਕਾਰਾ। ਮਾਰੌ _ਰੋਝ _ਰੀਛ ਝੰਖਾਰਾ। ੮। 


ਚਰਿਤ੍ਰ ਪਾਖਿਆਨ ੭੧ 


ਜੱਪਣਾ 
ਸਭ ਦੇ ਦੇਖਦੇ ਹੋਇਆਂ (ਇਸਤਰੀ ਨੇ) ਪਤੀ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਕੁਝ 
ਵੀ ਵਿਚਾਰ ਨ ਕੀਤਾ। ਪਤੀ ਦੇ ਵਿਯੋਗ _ਵਿਚ ਘਰ ਛਡ ਕੇ ਚਲੀ ਗਈ ਅਤੇ ਉਸ 
(ਫ਼ੌਜਦਾਰ) ਦੇ ਘਰ ਜਾ ਕੇ ਰਹਿਣ ਲਗੀ।੧੩। 
/ਏਥੋਂ ਸੰ ਗਰੇਤੂੰੱਪ/ਮਆਨ ਦੇ ਤੂਆ ਰੇਤ ਦੇ ਅੰਤ ਭੁਖ ਸੰਵਾਦ ਦੇ ੨ਤਖਵੇਂ'` ਗਾਰੇੜ੍ਹ ਦੀ ਸਆਪਤਨ 
ਅੜ ਠਭਾ ਹੈ? _੨੩5/ ੪੩੬੪/ _ਚਲਦਾ/ 
ਦੰਹਰਾ 


ਬਿਰਧ ਛਤੂ ਨਾਂ ਦਾ ਮੁਲਤਾਨ ਦਾ ਇਕ ਰਾਜਾ _ਸੀ। ਸਾਰਾ ਪਿੰਡ ਜਾਣਦਾ ਸੀ ਕਿ 
ਉਸ ਦਾ ਸ਼ਰੀਰ ਬਿਰਧ ਹੋ ਗਿਆ ਹੈ।੧। 
ਚੱਪਾਣ 

ਉਸ ਦੇ ਘਰ ਕੋਈ ਪੁੱਤਰ ਨਹੀਂ ਹੋਇਆ ਅਤੇ ਰਾਜਾ ਬਹੁਤ ਬਿਰਧ ਹੋ _ਗਿਆ। ਉਸ 
ਨੇ ਤਦ ਇਕ ਹੋਰ ਇਸਤਰੀ ਵਿਆਹ ਲਈ, _ਜਿਸ ਦਾ ਸ਼ਰੀਰ ਬਹੁਤ _ਰੂਪਵਾਨ ਸੀ।੨। 

ਉਸ ਨੇ ਸਾਰੇ ਜਗ ਵਾਲੇ _ਬਡੜ੍ਯਾਛ _ਮਤੀ ਕਹਿੰਦੇ ਸਨ। _ਉਸ ਦੀ ਸੁੰਦਰਤਾ ਨੂੰ ਵੇਖ 
ਕੇ ਕਾਮ ਦੇਵ ਵੀ ਥਕ ਜਾਂਦਾ ਸੀ (ਭਾਵ ਸ਼ਰਮਿੰਦਾ ਹੋ ਜਾਂਦਾ ਸੀ)। ਜਦ ਉਹ _ਰਾਣੀ 
ਜਵਾਨ ਹੋ ਗਈ ਤਾਂ ਉਸ ਨੇ ਮਦਨ ਕੁਮਾਰ ਨਾਂ ਦੇ (ਬੰਦੇ ਨੂੰ) ਵੇਖ _ਲਿਆ।੩। 

ਉਸ ਦਿਨ ਤੋ ਉਹ ਕਾਮ ਦੇਵ (“ਹਰ ਅਰਿ?) ਦੇ ਵਸ ਵਿਚ ਹੋ ਗਈ ਅਤੇ ਘਰ ਦੀ 
ਸਾਰੀ ਸੁੱਧ ਬੁੱਧ ਭੁਲ ਗਈ। (ਉਸ ਨੇ) ਸਖੀ ਭੇਜ ਕੇ ਉਸ ਨੂੰ ਬੁਲਾਇਆ ਅਤੇ ਉਸ ਨਾਲ 
ਰਚੀ ਪੂਰਵਕ _ਕਾਮ _ਭੋਗ _ਕੀਤਾ।੪। 
੭%/ੜਲ 


ਜਿਸ ਦਿਨ ਜਵਾਨ ਮਰਦ ਨੂੰ ਜਵਾਨ ਇਸਤਰੀ ਪ੍ਰਾਪਤ ਕਰ ਲੈਂਦੀ ਹੈ (ਤਾਂ ਉਸ ਨੂੰ 
ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਅਤੇ (ਉਸ ਦੇ) ਗਲੇ ਨਾਲ _ਲਿਪਟ ਜਾਂਦੀ ਹੈ। 
(ਉਹ) ਸੱਜਨ ਦੇ ਰੂਪ ਨੂੰ ਵੇਖ ਕੇ ਮਗਨ ਰਹਿੰਦੀ ਹੈ, ਮਾਨੋ ਕੋਈ ਜੁਆਰੀਆ ਜੂਏ ਵਿਚ 


ਧਨ ਹਾਰ ਚਲਿਆ ਹੋਵੇ।੫। 


” 


ਤਦ ਤਕ ਰਾਜਾ _ਬਿਰਧ _ਛਤ੍ਹ _ਉਥੇ _ਆ ਪਹੁੰਚਿਆ। ਰਾਣੀ ਨੇ ਮਿਤਰ ਨਾਲ _ਹਿਤ 
ਕਰਦਿਆਂ (ਉਸ ਨੂੰ) ਲੁਕਾ ਲਿਆ। ਉਸ ਨੂੰ ਮੰਜੀ ਹੇਠਾਂ ਚੰਗੀ ਤਰ੍ਹਾਂ ਬੰਨ ਦਿੱਤਾ ਅਤੇ ਅਗੇ 
ਵੱਧ ਕੇ ਪਤੀ ਨੂੰ ਇਸ ਤਰ੍ਹਾਂ _ਕਿਹਾ।੬। 


ਜੱਪਣਾ 

(ਹੇ ਰਾਜਨ!) ਲਗਦਾ ਹੈ, ਤੁਸੀਂ ਬਹੁਤ ਬਿਰਧ ਹੋ _ ਗਏ ਹੋ। ਹੁਣ ਸ਼ਿਕਾਰ ਖੇਡਣੋ ਵੀ 
ਰਹਿ ਗਏ ਹੋ। ਤੁਹਾਨੂੰ ਬੁਢਾਪੇ ਨੇ ਆਣ ਘੇਰਿਆ ਹੈ। ਇਸ _ਕਰ ਕੇ ਤੁਸੀਂ ਸਭ ਕੁਝ 
ਤਿਆਗ ਦਿੱਤਾ _ਹੈ।੭। 

(ਰਾਜੇ ਨੇ ਕਿਹਾ--) ਹੇ ਰਾਣੀ! ਸੁਣ, ਮੈਂ ਬਿਰਧ ਨਹੀਂ ਹੋਇਆ ਅਤੇ ਨ ਹੀ ਬੁਢਾਪੇ ਨੇ 
(ਸੈਨੂੰ) ਘੇਰਿਆ ਹੈ। ਜੇ ਕਹੇਂ _ਤਾਂ ਮੈਂ ਹੁਣ ਹੀ ਸ਼ਿਕਾਰ ਖੇਡਣ ਲਈ ਚਲਾ ਜਾਵਾਂ ਅਤੇ ਰਿਛ, 
ਰੋਜ ਅਤੇ _ਬਾਰਾਸਿੰਘੇ ਮਾਰ ਕੇ _(ਲ ਆਵਾਂ)।੮। 


੭੨ ਸੀ _ਦਸਮ-ਗ੍ੂੰਥ _ਸਾਹਿਬ 


ਯੋ ਕਹਿ ਬਚਨ ਅਖੇਟਕ _ਗਯੋ। ਰਾਨੀ ਟਾਰ ਜਾਰ ਕੋ ਦਯੋ। 
ਨਿਸੁ ਭੇ ਖੇਲਿ ਅਖੇਟਕ ਆਯੋ। ਭੇਦ ਅਭੇਦ ਜੜ ਕਛੁ ਨ ਪਾਯੋ। ੯। ੧। 


/ਏੰਤਾ ਨੰ ਗਾਹੇਤ੍ਹ ਪਲੁਯਾਨੋ ਯਾ ਲਾਹੇੜ੍ਹੇ ਮਹ ਭੂਖ ਨੰਭਾਏ ਦੋਇ ਐਂ ਕਤੀਸ ਲਾਂਨਤ ਸਨਾਖਤਮ 
ਮਤ ਨਭ# ਸ੍ਤ/ ੨੩੨/ ੪੨੭੪/ #ਫਲੰ/ 


ਦੰਹਰਾ 
ਸਹਿਰ _ਬਿਚਛਨ ਪੁਰ ਬਿਖੈ ਸਿੰਘ ਬਿਚਛਨ _ਰਾਇ। 
ਮਤੀ _ਬਿਚਛਨ _ਭਾਰਜਾ ਜਾਹਿ _ਬਿਚਛਨ _ਕਾਇ। _੧। 
ਚੱਪਲਾਂ 


ਸਰਵਰ ਕੂਪ _ਜਹਾ _ਫੁਲਵਾਰੀ। _ਬਾਇ ਬਿਲਾਸ _ਭਲੀ _ਹਿਤਕਾਰੀ। 
ਸਰਿਤਾ ਨਿਕਟਿ ਨਰਬਦਾ ਬਹੈ। ਲਖਿ ਛਬਿ ਇੰਦੂ ਥਕਿਤ ਹ੍ਹੈ ਰਹੈ। ੨। 


ਨ 
(ਰਿ , 
ਕੈ ਡੂੰ 


ਨ ਪੀ 
ਕੋਪ ਭਰੀ ਬਿਨੁ ਆਗਿ ਜਰੀ ਮੁਖ ਨ੍ਯਾਇ ਰਹੀ ਨ _ਉਚਾਵਤ ਨਾਰੀ। ੩। 


ਦੰਹਰਾ 
ਤਬ ਰਾਨੀ ਬਿਚਛਨ ਮਤੀ ਕੋਪ ਭਰੀ ਮਨ _ਮਾਹਿ। 
ਪੀਤ ਬਰਨ ਤਨ ਕੋ ਭਯੋ ਪਾਨ ਚਬਾਵਤ ਨਾਹਿ। ੫। 


ਚੱਪਣਾ 
ਰਾਜਾ ਸਹਿਤ ਆਜੁ _ਹਨਿ _ਡਰਿਹੋਂ। ਨਾਥ ਜਾਨਿ ਜਿਯ ਨੈਕ ਨ ਟਰਿਹੋ। 
ਇਨ ਦੁਹੂੰ ਮਾਰਿ ਪੂਤ ਨ੍ਰਿਪ ਕੈ ਹੋ। ਪਾਨੀ ਪਾਨ ਤਬੈ ਮੁਖ ਦੈ ਹੋ। ੬। 


੭%/ਤਲ 


ਖਾਟ _ਤਰ ਗਈ ਗੁਡਾਨ ਬਨਾਇ ਕੈ। 

ਨਾਥਹਿ ਭੋਜਨ ਮੈ _ਮਕਰੀ ਖ੍ਹਾਇ ਕੈ। 

ਚੀਝਿ ਵਹ ਮਰਿਯ ਤਥੈ ਤ੍ਰਿਯ ਯੋ ਕਿਥ। 

ਹੋ ਜਾਰਿ ਬਾਰਿ ਕਰਿ ਨਾਥ ਸਵਤ ਕਹ ਗਹਿ _ਲਿਯੋ। ੭। 


ਭੂ ਕੇਤੀ ਜੋ 


ਚਰਿਤ੍ਰ ਪਾਖਿਆਨ ੭੩ 


ਇਹ ਗੌਲ ਕਹਿ (ਰਾਜਾ) ਸ਼ਿਕਾਰ ਲਈ ਚਲਾ __ਗਿਆ ਅਤੇ ਰਾਣੀ ਨੇ _ਯਾਰ ਨੂੰ ਭੇਜ 
ਦਿੱਤਾ। ਰਾਤ ਹੋਣ ਤੇ (ਰਾਜਾ) ਸ਼ਿਕਾਰ ਖੇਡ _ਕੇ _ਪਰਤਿਆ। (ਉਸ) ਮੂਰਖ ਨੇ _ਭੇਦ ਅਭੇਦ 
ਕੁਝ ਵੀ ਨ ਸਮਝਿਆ।੯। 
/2ਲੋਂ 26 ਗਰੈਤੁੰਪ/ਕਿਆਨ ਦੇ ਤੂੰਆ ਗਰੇਤ ਦੇ ਮੰਡ ਡੂਘ ਸੰਵਾਦ ਦੇ ੨੩੨ਵਂ' ਗਾਰੜ੍ਹ ਦੀ ਸਮ੫ਤ£ 
ਆਭਾ ਲਭ _ਹੀ/ ੨੩੨੪ ੪੨੭੪/ ਚਲਟਾ/ 


ਜੱਪਣਾ 

ਜਿਥੇ ਸਰੋਵਰ, ਖੂਹ ਅਤੇ ਫੁਲਵਾੜੀ ਸੀ ਅਤੇ _ਸੁਖਦਾਇਕ 
ਸੀ)। ਨੇੜੇ ਹੀ ਨਰਬਦਾ ਨਦੀ ਵਗਦੀ _ਸੀ। (ਉਸ) ਸੁੰਦਰਤਾ ਨੂੰ 
ਥਕ ਜਾਂਦਾ _ਸੀ।੨। 


ਨ _ਤਕਦਾ।੪। 
ਦੰਹਾਰਾ 

ਤਦ ਰਾਣੀ ਬਿਚਛਨ ਮਤੀ ਨੇ ਮਨ ਵਿਚ ਬਹੁਤ ਕ੍ਰੋਧ ਭਰ _ਲਿਆ। (ਉਸ ਦੇ) ਸ਼ਰੀਰ 
ਦਾ ਰੰਗ ਪੀਲਾ _ਧੈ ਗਿਆ ਅਤੇ ਪਾਨ _ਚਬਾਣਾ ਵੀ ਛੱਡ _ਦਿੱਤਾ।੫। 
ਦੱਖਣ? 

(ਉਸ ਨੇ ਆਪਣੇ ਮਨ ਵਿਚ ਸੋਚਿਆ ਕਿ) ਅਜ ਰਾਜੇ ਸਮੇਤ (ਉਸ ਨੂੰ) ਮਾਰ ਦਿਆਂਗੀ 
ਅਤੇ (ਉਸ ਨੂੰ) ਪਤੀ ਜਾਣ ਕੇ ਮਨ ਵਿਚ ਜ਼ਰਾ ਜਿੰਨੀ ਵੀ ਨਹੀਂ _ਟਲਾਂਗੀ। ਇਨ੍ਹਾਂ ਦੋਹਾਂ ਨੂੰ 
ਮਾਰ ਕੇ ਪੁੱਤਰ ਨੂੰ ਰਾਜਾ _ਬਣਾਵਾਂਗੀ। ਪਾਣੀ ਤੇ ਪਾਨ ਤਦ ਹੀ ਮਹ ਵਿਚ ਪਾਵਾਂਗੀ।੬। 
%7ਤਲ 


(ਰਾਣੀ ਨੇ) _ਗੁਡੀਆਂ ਬਣਾ ਕੇ ਮੌਜੀ ਹੇਠਾਂ ਦਬ _ਦਿੱਤੀਆਂ। ਆਪਣੇ ਪਤੀ ਨੂੰ ਭੋਜਨ 
ਵਿਚ ਮਕੜੀ _ਖਵਾ ਦਿੱਤੀ। ਉਹ ਰਿਝ _ਰਿਝ (ਤੜਪ ਤੜਪ) ਕੇ ਮਰ ਗਿਆ। ਤਦ ਇਸਤਰੀ 
ਨੇ ਇੰਜ ਕੀਤਾ ਕਿ ਪਤੀ ਨੂੰ ਸਾੜ _ਬਾਲ ਕੇ (ਫਿਰ) ਸੌਂਕਣ ਨੂੰ ਪਕੜ _ਲਿਆ।੭। 


ਸੀ _ਦਸਮ-ਗ੍ੰਥ _ਸਾਹਿਬ 


ਇਨ ਰਾਜਾ ਕੇ ਗੁਡਿਯਨ _ਕੀਯਾ _ਬਨਾਇ ਕੈ। 

ਤਾ ਤੇ ਮੁਰ ਪਤਿ ਮਰਿਯੋ ਅਧਿਕ ਦੁਖ ਪਾਇ ਕੈ। 

ਯਾ _ਕੁਤੀਯਾ __ਕੀ ਅਬ ਹੀ ਕ੍ਰਿਆ ਉਘਾਰਿਯੌ। 

ਹੋ ਪ੍ਰਥਮ ਮੂੰਡਿ ਕੈ ਮੂੰਡ ਬਹੁਰਿ ਇਹ ਮਾਰਿਹੌ। ੮। 

ਲਏ ਪ੍ਰਜਾ ਸਭ _ਸੰਗ ਤਹੀ ਆਵਤ _ਭਈ। 

ਜਹਾ _ਖਾਟ ਤਟ _ਗਾਡਿ ਦੋਊ ਗੁਡਿਯਨ ਗਈ। 

ਸਭਨ _ਲਹਿਤ ਖਨ ਭੂਮਿ ਲਏ ਤੇ ਕਾਢਿ ਕੈ। 

ਹੋ ਮੂੰਡਿ ਸਵਤਿ ਕੋ ਮੂੰਡ ਨਾਕ ਪੁਨਿ ਬਾਢਿ ਕੈ। ੯। 

ਮੂੰਡਿ ਮੂੰਡਿ ਕਟਿ ਨਾਕ ਬਹੁਰਿ ਤਿਹ ਮਾਰਿਯੋ। 

ਉਹਿ ਬਿਧਿ ਪਤਿ ਹਨਿ ਇਹ ਛਲ ਯਾ ਕਹ ਟਾਰਿਯੋ। 

ਚੰਚਲਾਨ ਕੇ ਭੇਦ ਨਾਹਿ _ਕਿਨਹੂੰ _ਲਹਿਯੋ। 

ਹੋ ਸਾਸਤ੍ਰ ਸਿੰਮ੍ਿਤ ਰੁ ਬੇਦ ਪੁਰਾਨਨ ਮੈ _ਕਹਿਯੋ। _੧0। ੧। 

ਇਤ ਗੰ ਗੰਰਤੂ ਪਲ੍ਹਯਾਨੇ /ਤੇਯਾ ਗਰੈੜ੍ਹੇ ਮਹ ਭੂਪ ਸੰਲਾਦੇ ਲੋਇ ਐਂ ਤੌਤਨ ਗਰਤ _ਅਮਘਤਨਾ 
ਮਤ ਤ਼ਠਮ' ਸਤ) ੨੩੩੪ ੪੩੮੬/ ਅਠਲੁੰ/ 
ਦੰਹਰਾ 
ਸਹਿਰ ਟੰਕ ਟੋਡਾ ਬਿਖੈ ਨ੍ਰਿਪਤਿ ਕਲਾ ਇਕ _ਬਾਲ। 
ਕਟਿ ਜਾ ਕੀ ਮ੍ਿਗਰਾਜ ਸੀ _ਮਿਗਿ ਸੈ ਨੈਨ _ਬਿਸਾਲ। ੧। 


ਚੱਪਲਾਂ 


ਨ੍ਿਪਿਬਰ ਸੈਨ ਤਹਾ ਕੋ ਨ੍ਰਿਪ ਬਰ। ਅਧਿਕ ਦਰਬੁ _ਸੁਨਿਯਤ ਜਾ ਕੇ _ਘਰ। 
ਭਾਤਿ ਭਾਤਿ ਕੇ ਭੋਗ _ਕਮਾਵੈ। _ਨਿਰਖਿ ਪ੍ਰਭਾ ਦੇਵੇਸ _ਲਜਾਵੈ। _੨। 


ਐਡੋ ਰਾਇ ਭਾਟ ਕੋ ਸੁਤ ਤਹ। ਤਾ ਕੈ ਰੂਪ ਨ ਸਮ ਕੋਊ ਮਹਿ ਮਹ। 
ਅਧਿਕ _ਤਰੁਨ ਕੋ ਰੂਪ ਸੁਹਾਵੈ। ਨਿਰਖਿ ਕਾਇ ਕੰਚਨ ਸਿਰ ਨ੍ਯਾਵੈ। ੩। 


ਜਬ ਤ੍ਰਿਯ ਤਿਨ ਤਰੂਨੀ ਨਰ _ਲਹਾ। ਮਨ ਕੂਮ ਬਚ ਮਨ ਮੈ ਯੌ ਕਹਾ। 
ਪਠੈ _ਸਹਚਰੀ _ਯਾਹਿ _ਬੁਲਾਊ। _ਕਾਮ ਭੋਗ ਤਿਹ _ਸਾਥ _ਕਮਾਊ। ੪। 


ਹੋ ਅਰਧ ਰਾਤ੍ਰਿ ਗੇ ਘਰ ਕੌ ਤਾਹਿ ਬਹਾਇ ਹੋ। ੫। 


ਚਰਿਤ੍ਰ ਪਾਖਿਆਨ ੭੫ 


ਇਸ _(ਸੋਂਕਣ) ਨੇ _ਗੁਡੀਆਂ ਬਣਾ ਕੇ ਰਾਜੇ ਉਤੇ (ਟੂਣਾ) ਕੀਤਾ ਹੈ। ਇਸ ਕਰ ਕੇ 
ਮੇਰਾ ਪਤੀ ਬਹੁਤ ਦੁਖ ਪਾ ਕੇ ਮਰਿਆ ਹੈ। (ਮੈਂ) ਹੁਣ ਹੀ ਇਸ ਕੁੱਤੀ ਦੀ ਕਰਤੂਤ 
ਉਘਾੜਦੀ ਹਾਂ। ਪਹਿਲਾਂ ਇਸ ਦਾ ਸਿਰ ਮੁੰਨ ਕੇ ਫਿਰ ਇਸ ਨੂੰ ਮਾਰਦੀ ਹਾਂ।੮। 


ਸਾਰੀ ਪਰਜਾ ਨੂੰ ਨਾਲ ਲੈ ਕੇ ਉਥੇ ਆ ਗਈ ਜਿਥੇ ਮੰਜੀ ਹੇਠਾਂ ਦੋ ਗੁਡੀਆਂ ਦਬ ਕੇ 
ਗਈ _ਸੀ। ਸਾਰਿਆਂ ਦੇ ਵੇਖਦੇ ਹੋਇਆਂ ਭੂਮੀ _ਪੁਟ ਕੇ _(ਗੁਡੀਆਂ ਨੂੰ) ਕਢ _ਲਿਆ ਅਤੇ 
ਸੈਂਕਣ ਦਾ ਸਿਰ ਮੁੰਨ ਕੇ ਫਿਰ ਨੌਕ ਵਢ ਦਿੱਤਾ।੯। 


ਉਸ ਦਾ ਸਿਰ ਮੁੰਨ ਕੇ ਅਤੇ ਨੱਕ ਕਟ ਕੇ ਫਿਰ ਮਾਰਿਆ। ਉਸ ਵਿਧੀ ਨਾਲ ਪਤੀ ਨੂੰ 
ਮਾਰ ਕੇ ਫਿਰ ਉਸ (ਸੌਂਕਣ) ਨੂੰ ਖਤਮ _ਕਰ _ਦਿੱਤਾ। ਇਸਤਰੀਆਂ ਦੇ ਭੇਦ ਨੂੰ ਕੋਈ ਵੀ 
ਸਮਝ ਨਹੀਂ ਸਕਿਆ। ਇਹ ਗੱਲ ਸ਼ਾਸਤ੍ਰਾਂ, _ਸਮਿ੍‌ਤੀਆਂ, ਵੇਦਾਂ ਅਤੇ ਪੁਰਾਣਾਂ ਵਿਚ ਕਹੀ 
ਗਈ ਹੈ।੧0। 


/ਏਥੋ ਗੰ ਲਾਰਤੁੰਪ/ਨਆਨ ਦੇ ਤੂੰਆ ਲਾਰੜ੍ਹ ਦੇ ਮੰਡੀ ਝੂਪ ਸੰਵਾਦ ਦੇ ੨ਤ=ਵੈ' ਲਾਰਾ ਦੀ ਸਮਾਪਤੀ 
ਸਭ ਲਭ ਹੈ? ੭੩੩/ ੪੩੮8੭ ਚਲਦਾ? 


ਦੰਹਰਾ 


ਟੌਕ ਟੋਡਾ ਨਗਰ ਵਿਚ ਨ੍ਰਿਪਤਿ ਕਲਾ ਨਾਂ ਦੀ ਇਕ ਇਸਤਰੀ (ਰਹਿੰਦੀ ਸੀ)। ਉਸ 
ਦਾ ਲਕ ਸ਼ੇਰ ਵਰਗਾ _ਸੀ ਅਤੇ ਨੈਣ ਹਿਰਨ ਵਰਗੇ ਵੱਡੇ _ਸਨ।੧। 
ਚੱਪਾਣ 

ਨ੍ਰਿਪਬਰ ਸੈਨ ਨਾਂ ਦਾ ਉਥੋਂ ਦਾ ਸੇਸ਼ਠ ਰਾਜਾ ਸੀ। ਉਸ ਦੇ ਘਰ ਬਹੁਤ ਧਨ ਸੁਣਿਆ 
ਜਾਂਦਾ _ਸੀ। _ਉਹ ਭਾਂਤ ਭਾਂਤ ਦੇ ਭੋਗ ਕਰਦਾ _ਸੀ। ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ 
ਇੰਦਰ ਵੀ _ਲਜਾਉ'ਦਾ _ਸੀ।੨। 

ਉਥੇ ਐੱਡੋ ਰਾਇ ਨਾਂ ਦਾ ਭਾਟ ਦਾ ਪੁੱਤਰ ਰਹਿੰਦਾ ਸੀ। ਉਸ ਦੇ ਰੂਪ ਵਰਗਾ ਕੋਈ 
ਵੀ ਧਰਤੀ ਉਤੇ ਨਹੀਂ _ਸੀ। (ਉਸ ਯੁਵਕ _ਦੀ ਸੁੰਦਰਤਾ ਬਹੁਤ ਸ਼ੋਭਾਸ਼ਾਲੀ ਸੀ। (ਉਸ ਦੀ) 
ਕਾਇਆ ਨੂੰ ਵੇਖ ਕੇ ਸੋਨਾ ਵੀ ਸਿਰ ਝੁਕਾਂਦਾ ਸੀ।੩। 


ਜਦੋਂ ਉਸ ਜਵਾਨ ਇਸਤਰੀ ਨੇ ਉਸ ਪੁਰਸ਼ ਨੂੰ ਵੇਖਿਆ ਤਾਂ ਮਨ 
ਕਰ ਕੇ ਮਨ ਵਿਚ ਇਸ ਤਰ੍ਹਾਂ ਕਿਹਾ ਕਿ ਸਖੀ ਭੇਜ ਕੇ (ਉਸ ਨੂੰ) ਇਥੇ 
ਨਾਲ _ਕਾਮ _ਭੋਗ _ਕਰਾਂ।੪। 


ਅਤੇ 


੭ 


ਬਚ 
ਬੁਲਾਵਾਂ 


੭%/=ਲ 


(ਉਸ ਨੇ) ਬਹੁਤ ਉਤਮ ਰੇਸ਼ਮ ਦੀ ਪੀਂਘ ਬਣਵਾਈ। (ਅਤੇ ਮਨ ਵਿਚ) ਵਿਚਾਰ ਕਰ 
ਕੇ ਪੀਂਘ _ਝੂਟਣ ਲਗੀ ਕਿ ਇਸ ਪੀੜ੍ਹੀ ਉਤੇ ਚੜ੍ਹ _ਕੇ ਪ੍ਰੀਤਮ ਨੂੰ _ਬੁਲਾਵਾਂਗੀ ਅਤੇ ਔਧੀ 
ਰਾਤ ਤੋਂ ਬਾਦ ਉਸ ਨੂੰ ਘਰ ਭੇਜਾਂਗੀ।੫। 


੭ ੬ 


ਲੇਤ ਨ ਛੋਰਤ ਏਕ ਛਿਨ। 


ਨ੍ਹਿਪ ਜਾਗਤ ਸਭ _ਜਗੇ ਪਕਰਿ ਤਾ ਕੋ ਲਿਯੋ। 
ਆਨਿ ਰਾਵ ਕੇ ਤੀਰ ਬਾਧਿ ਠਾਢੋ ਕਿਯੋ। 

ਸੁਨਤ ਸੋਰ ਤ੍ਰਿਯ ਉਠੀ ਨੀਦ ਤੇ ਜਾਗਿ ਕੈ। 

ਹੋ ਰਾਜਾ ਤੇ ਡਰ ਪਾਇ ਮਿਤ੍ਰ ਹਿਤ ਤ੍ਯਾਗਿ ਕੈ। ੧0। 


ਰਾਨੀ ਲਾਲ 
ਦੰਹਰਾ 
ਸੁਨ ਰਾਜਾ ਆਯੋ _ਹੁਤੋ ਤੋਹਿ ਹਨਨ ਇਹ ਚੋਰ। 
ਅਬ ਹੀ ਯਾ ਕੌ ਮਾਰਿਯੈ ਹੋਨ ਨ ਦੀਜੇ ਭੋਰ। ੧੧। 
ਦੱਪਲ? 
ਤ੍ਰਿਯ ਕੋ ਬਚਨ ਚੋਰ ਸੁਨ ਪਾਇਯੋ। ਨ੍ਰਿਪਤਿ ਭਏ ਕਹਿ ਸਾਚ _ਸੁਨਾਯੋ। 
ਯਹ ਰਾਨੀ ਮੋਰੇ ਸੰਗ ਰਹਈ। ਅਬ ਮੋ ਕੌ ਤਸਕਰ ਕਰਿ ਕਹਈ। ੧੨। 


੭%#=ੜਾਲ਼ 
ਜਾਰ ਚੋਰ ਕੋ ਬਚਨ ਨ ਸਾਚੁ ਪਛਾਨਿਯੈ। 
ਪ੍ਰਾਨ ਲੋਭ `ਤੇ _ਬਕਤ ਸਭਨ _ਪਰ _ਜਾਨਿਯੈ। 
ਇਨ ਕੇ ਕਹੇ ਨ ਕੋਪ ਕਿਸੂ ਪਰ ਕੀਜਿਯੈ। 
ਹੋ ਰਾਵ ਬਚਨ _ਯਹ ਸਾਚੁ ਜਾਨਿ _ਜਿਯ _ਲੀਜਿਯੈ। _੧੩। 


ਚਰਿਤ੍ਰ ਪਾਖਿਆਨ ੭੭ 


ਇਸ ਪੀੜੀ ਵਿਚ ਬਿਠਾ ਕੇ (ਉਸ ਨੂੰ) ਹੇਠਾਂ ਲਟਕਾ _ਦਿਆਂਗੀ ਅਤੇ ਰੇਸ਼ਮ _ਦੀਆਂ 
ਚਾਰ ਮਜ਼ਬੂਤ _ਰਸੀਆਂ ਬੰਨ੍ਹ _ਦਿਆਂਗੀ। ਜੇ ਇਸ ਨੂੰ ਕਦੇ ਰਾਜਾ ਵੀ ਵੇਖ ਲਏਗਾ ਤਾਂ ਪੀਂਘ 
ਜਾਣ ਕੇ ਜ਼ੁਪ ਕਰ ਰਹੇਗਾ ਅਤੇ ਕਿਸ ਲਈ ਗੁੱਸਾ _ਕਰੇਗਾ (ਭਾਵ ਗੁੱਸਾ ਨਹੀਂ _ਕਰੇਗਾ)।੬। 


(ਉਹ) ਔਧੀ ਰਾਤ ਨੂੰ ਘਰ ਦੇ ਹੇਠਾਂ ਪੀੜੀ ਲਟਕਾ ਦਿੰਦੀ ਅਤੇ _ਰੌਸੀਆਂ ਖਿਚ ਕੇ 
ਪ੍ਰੀਤਮ ਨੂੰ (ਉਪਰ) ਚੜ੍ਹਾ _ਲੈਂਦੀ। _(ਸਖੀਆਂ) ਰਾਣੀ ਨਾਲ _ਉਸ _ਦਾ ਮੇਲ _ਕਰਾ ਦਿੰਦੀਆਂ 


ਘ ਛੰ 


ਅਤੇ _ਕਾਮ-ਕ੍ਰੀੜਾ ਦਾ _ਸਮਾਂ ਜਾਣ ਕੇ ਸਾਰੀਆਂ _ਸਖੀਆਂ ਹਟ _ਜਾਂਦੀਆਂ।੭। 


ਉਸ ਭਾਟ ਨੂੰ (ਉਹ) ਰੋਜ਼ ਬੁਲਾ ਲੈਂਦੀ ਅਤੇ (ਉਸ ਨੂੰ) ਇਕ ਦਿਨ ਵੀ ਘਰ ਵਿਚ 
ਰਹਿਣ ਨ ਦਿੰਦੀ ਅਤੇ (ਪੀਂਘ ਨਾਲ) ਲਟਕਾ ਕੇ (ਘਰ ਭੇਜ ਦਿੰਦੀ)। ਉਸ ਨੂੰ ਖਿਚ ਖਿਚ 
ਕੇ ਨਾਲ _ਲਗਾਉਂਦੀ ਅਤੇ ਇਕ ਛਿਣ ਲਈ ਵੀ ਨ ਫਛਡਦੀ। ਇਕ ਦਿਨ ਰਾਜਾ ਉਸ 


ਇਸਤਰੀ ਦੇ ਘਰ ਆ ਕੇ ਸੌਂ ਗਿਆ।੮। 
ਦਾਸੀਆਂ ਨੇ ਰਾਜੇ ਨੂੰ (ਆਇਆ) ਨ ਵੇਖਿਆ ਅਤੇ ਭਾਟ ਨੂੰ ਬੁਲਾ _ਲਿਆ। (ਉਨ੍ਹਾਂ 


ਨੇ) ਰਾਣੀ ਦੇ ਕਹੇ ਬਿਨਾ ਹੀ ਯਾਰ_ ਨੂੰ ਮੰਗਵਾ `ਲਿਆ। ਰਾਜਾ ਉਸ ਨੂੰ ਵੇਖ ਕੇ ਚੋਰ ਕਹਿ 
ਕੇ ਜਾਗ ਪਿਆ। ਇਸ ਨੂੰ ਜਾਣ ਨਹੀਂ ਦੇਵਾਂਗਾ (ਇਹ ਸੋਚ ਕੇ), ਤਲਵਾਰ ਹੱਥ ਵਿਚ ਖਿਚ 


ਲਈ।੯। 


ਰਾਜੇ ਦੇ ਜਾਗਦਿਆਂ ਸਾਰੇ ਜਾਗ ਪਏ ਅਤੇ ਉਸ ਨੂੰ ਪਕੜ _ਲਿਆ। (ਉਸ ਨੂੰ) ਬੰਨ੍ਹ 
ਕੇ ਰਾਜੇ ਦੇ ਸਾਹਮਣੇ ਖੜਾ ਕਰ ਦਿੱਤਾ। ਸ਼ੋਰ ਸੁਣ ਕੇ ਰਾਣੀ ਦੀ ਵੀ ਨੀਂਦਰ ਤੋਂ ਜਾਗ ਕੇ 
ਉਠ _ਗਈ। ਰਾਜੇ ਤੋਂ ਡਰਦੀ ਹੋਈ ਨੇ ਮਿਤਰ _ਦਾ ਮੋਹ _ਤਿਆਗ _ਦਿੱਤਾ।੧0। 


ਰਾਣਾ ਨੇ /ਨਹਾ-- 
ਦੰਹਰਾ 
ਹੇ ਰਾਜਨ! ਸੁਣੋ, ਤੁਹਾਨੂੰ ਮਾਰਨ ਲਈ ਇਹ ਚੋਰ ਆਇਆ ਸੀ। ਇਸ ਨੂੰ 
ਮਾਰ _ਦਿਓ, _ਸਵੇਰ _ਨ ਹੋਣ _ਦਿਓ।੧੧। 
ਦੱਖਣ? 
ਇਸਤਰੀ ਦੀ ਗੱਲ ਚੋਰ ਨੇ ਸੁਣ ਲਈ ਅਤੇ ਰਾਜੇ ਨੂੰ ਨਿੱਤ ਵਾਪਰਨ ਵਾਲੀ (ਸਭ 


ਗੌਲ) ਸਚ ਸਚ ਕਹਿ ਦਿੱਤੀ ਕਿ ਇਹ ਰਾਣੀ ਮੇਰੇ ਨਾਲ ਰਹਿੰਦੀ ਸੀ (ਭਾਵ ਭੋਗ ਵਿਲਾਸ 
ਹੁਣ ਮੈਨੂੰ 


੭੧ 
ਹ 
ਵੈ 


ਯਾਰ ਅਤੇ ਚੋਰ ਦੇ ਬਚਨ ਸਚ ਨ _ਸਮਝੋ। _ਸਭ _ਨੇ ਸਮਝ _ਲਿਆ ਕਿ ਪ੍ਰਾਣ ਬਚਾਣ 
ਲਈ (ਇਹ) ਇਸ ਤਰ੍ਹਾਂ ਬਕ ਬਕ ਕਰ ਰਿਹਾ ਹੈ। ਇਸ ਦੇ ਕਹੇ ਤੇ ਕਿਸੇ ਉਤੇ ਗੁੱਸਾ ਨ 
ਕਰੋ ਅਤੇ ਹੇ ਰਾਜਨ! ਇਹ ਬਚਨ ਆਪਣੇ ਚਿਤ ਵਿਚ _ਸਚ _ਸਮਝ _ਲਵੋ।੧੩। 


ਇੱ 


ਸੀ _ਦਸਮ-ਗ੍ੂੰਥ _ਸਾਹਿਬ 


ਸਾਚੁ ਸਾਚੁ ਸੁਨਿ ਰਾਵ ਬਚਨ _ਭਾਖਤ ਭਯੋ। 
ਪ੍ਰਾਨ ਲੋਭ ਤੇ ਨਾਮ ਤ੍ਰਿਯਾ ਕੋ ਇਨ ਲਯੋ। 
ਤਾ ਤੇ ਯਾ ਤਸਕਰ ਕਹ ਅਬ ਹੀ ਮਾਰਿਯੈ। 
ਹੋਂ _ਇਹੀ ਭੋਹਰਾ ਭੀਤਰ ਗਹਿ _ਕੈ _ਡਾਰਿਯੈ। ੧੪। 
ਪ੍ਰਥਮਹਿ ਤ੍ਰਿਯਾ ਸੁਤਾ ਸੋ ਭੋਗ ਕਮਾਇਯੋ। 
ਭੂਲ ਜਬੈ ਵਹੁ ਧਾਮ ਨ੍ਰਿਪਤਿ ਕੇ ਆਇਯੋ। 
ਜਿਯ _ਲਜਾ ਕੇ ਤ੍ਰਾਸ ਚੋਰ ਤਿਹ ਭਾਖਿਯੋ। 


ਹੋ ਪੀਤਿ ਪਛਾਨੀ ਚਿਤ ਨ ਮਾਰਿ ਤਿਹ ਰਾਖਿਯੋ। _੧੫। ੧। 
/ਏਤਾ ਨੰ ਗਾਹੇਤ੍ਹ ਪਲੂਯਾਨੋ ਯਾ ਗਾਰਤ੍ਹੇ ਮੰਨੀ ਭੂਖ ਨੰਭਾਏੇ ਦੋਇ ਯੌ ਜੱਤੀਸ ਲਾਂਨਤ ਸਨਖਤਮ 


ਮਤ ਸਮ ਸਤ) ੨੩੪/ ੪੩੯੯/ ਅਠਲੁੰ/ 
ਦੰਹਰਾ 
ਕਰਮ ਸਿੰਘ ਰਾਜਾ ਹੁਤੋ ਕਸਟਵਾਰ ਕੈ ਦੇਸ। 
ਅਛਲ ਮਤੀ ਤਾ ਕੀ ਤਰੁਨਿ ਸੁੰਦਰਿ ਜਾ ਕੇ ਕੇਸ। ੧। 
ਬਜੂ ਕੇਤੁ ਇਕ ਸਾਹੁ ਕੋ ਪੂਤ ਹੁਤੋ ਸੁਕੁਮਾਰ। 


ਨਵੌ _ਬ੍ਯਾਕਰਨ ਸਾਸਤ _ਖਟ ਜਿਨ ਦ੍ਰਿੜ ਪੜੇ __ਸੁਧਾਰ। _੨। 


ਏਕ ਦਿਵਸ ਸੁ ਤਵਨ ਕੋ ਨਿਰਖਿਯੋ _ਅਛਲ ਕੁਮਾਰਿ। 

ਅਬ ਹੀ ਰਤਿ ਯਾ ਸੋ ਕਰੌ ਯੌ ਕਹਿ ਭਈ ਸੁ ਮਾਰਿ। ੩। 
%7ਤਲ 

ਏਕ _ਸਖੀ ਤਹ _ਚਤੁਰਿ ਪਹੂਚੀ ਆਇ ਕੈ। 

ਅਛਲ ਮਤੀ ਕੋ ਲਯੋ ਗਰੇ ਸੋ ਲਾਇ ਕੈ। 

ਸੀਚਿ _ਸੀਚਿ ਕੈ ਬਾਰਿ ਜਗਾਵਤ ਜਬ _ਭਈ। 

ਹੋਂ ਸਕਲ ਚਿਤ ਕੀ ਬਾਤ ਕੁਅਰਿ ਕੀ ਲਹਿ ਗਈ। ੪। 


ਜੋ ਕਛੁ ਕਹੋ ਸਖਿ ਮੋਹਿ ਵਹੈ ਕਾਰਜ ਕਰੋਂ। 


ਜੋ ਤੁਮਰੇ ਚਿਤ ਚੁਭੈ ਸੁ ਹਮੈ ਬਤਾਇਲਯੈ। 
ਹੋ ਰੋਇ ਰੋਇ ਕਰਿ ਨੀਰ ਨ ਬ੍ਰਿਥਾ ਗਵਾਇਯੈ। ੭। 


ਚਰਿਤ੍ਰ ਪਾਖਿਆਨ ੭੯ 


ਰਾਜੇ ਨੇ ਬਚਨ ਸੁਣ ਕੇ ਸਚ ਸਚ” ਕਿਹਾ ਕਿ ਇਸ ਨੇ ਪ੍ਹਾਣਾਂ ਦੇ ਲੋਭ ਕਰ ਕੇ 
ਇਸਤਰੀ ਦਾ ਨਾਂ ਲਿਆ ਹੈ। ਇਸ ਲਈ ਇਸ ਚੋਰ ਨੂੰ ਹੁਣੇ ਹੀ ਮਾਰ ਦਿਓ ਅਤੇ ਇਸੇ ਭੋਰੇ 
ਵਿਚ ਪਕੜ ਕੇ ਸੁਟ _ਦਿਓ।੧੪। 


ਪਹਿਲਾਂ ਇਸਤਰੀ ਨੇ ਉਸ ਨਾਲ ਭੋਗ ਕਮਾਇਆ। ਜਦ ਉਹ ਭੁਲ ਕੇ ਰਾਜੇ ਦੇ ਘਰ 
ਆ ਗਿਆ (ਤਦ) ਆਪਣੀ ਲਜਾ ਦੇ ਡਰ ਤੋਂ ਉਸ ਨੂੰ ਚੋਰ ਕਹਿ ਦਿੱਤਾ। (ਮਿਤਰ ਦੀ) 


ਪ੍ਰੀਤ ਨੂੰ ਚਿਤ ਵਿਚ ਨ ਪਛਾਣਿਆ ਅਤੇ ਉਸ ਨੂੰ ਮਾਰ ਦਿੱਤਾ।੧੫। 


/ਏਲੋਂ ਨੰ ਲਰਤੂੱਪ/ਖਆਨ ਦੇ ਤੀਆ ਲਾਰੇਤ੍ਹ ਦੇ ਅੰ ਝੂਪ ਸੰਵਾਦ ਦੇ ੨੩#ਵੇ' ਗਾਠੇਤਹ ਦੀ ਮਤੀ 
ਨਾ ਲਭ ਹੈ/ _੨੭੩੪/ ੪੩੯੯/ ਚਲਟਾ/ 


ਦੰਹਰਾ 


ਕਸਟਵਾਰ ਦੇਸ ਵਿਚ ਕਰਮ ਸਿੰਘ ਨਾਂ ਦਾ ਰਾਜਾ ਹੁੰਦਾ ਸੀ। ਅਛਲ ਮਤੀ ਉਸ ਦੀ 
ਇਸਤਰੀ ਸੀ ਜਿਸ ਦੇ ਕੇਸ ਬਹੁਤ ਸੁੰਦਰ ਸਨ।੧। ਇਕ ਸ਼ਾਹ ਦਾ ਬਜੂ _ਕੇਤੁ ਨਾਂ ਦਾ ਕੋਮਲ 
ਪੁੱਤਰ ਸੀ ਜਿਸ ਨੇ ਨੌ ਵਿਆਕਰਣ ਅਤੇ ਖਟ ਸ਼ਾਸਤ੍ਰ ਚੰਗੀ ਤਰ੍ਹਾਂ ਪੜ੍ਹੇ ਹੋਏ ਸਨ।੨। ਇਕ 
ਦਿਨ ਉਸ ਨੂੰ ਅਛਲ ਕੁਮਾਰੀ ਨੇ ਵੇਖਿਆ ਅਤੇ (ਸੋਚਿਆ ਕਿ) ਹੁਣੇ ਹੀ ਇਸ ਨਾਲ ਰਤੀ- 
ਕ੍ਰੀੜਾ ਕੀਤੀ ਜਾਵੇ। ਇਸ ਤਰ੍ਹਾਂ ਕਹਿ ਕੇ (ਉਹ) ਕਾਮ (ਭਾਵ ਨਾਲ ਘਾਇਲ ਹੋ ਗਈ)।੩। 


੭%/=ਲ 


ਇਕ ਚਤੁਰ ਸਖੀ ਉਥੇ ਆ ਪਹੁੰਚੀ ਅਤੇ _ਅਛਲ ਮਤੀ ਨੂੰ ਗਲੇ ਨਾਲ _ਲਗਾ__ਲਿਆ। 
(ਉਸ ਦੇ ਮੂੰਹ ਉਤੇ) ਪਾਣੀ ਦੇ ਛਿਟੇ ਮਾਰ ਮਾਰ ਕੇ ਜਦੋਂ ਉਸ ਨੂੰ ਜਗਾਇਆ (ਭਾਵ ਹੋਸ਼ 
ਵਿਚ _ਲਿਆਂਦਾ)। (ਤਾਂ ਉਸ ਸਖੀ ਨੇ) ਕੁਮਾਰੀ ਦੇ ਮਨ ਦੀ ਸਾਰੀ ਗੱਲ ਨੂੰ ਸਮਝ _ਲਿਆ।੪। 


(ਫਿਰ ਵੀ ਸਖੀ ਨੇ ਪੁਛਿਆ--) ਹੇ ਕੁਮਾਰੀ! (ਆਪਣੇ) ਚਿਤ ਦੀ ਸਾਰੀ ਗੱਲ ਮੈਨੂੰ 
ਦਸ ਦੇ। ਪ੍ਰੀਤਮ ਦੀ ਡੂੰਘੀ ਪੀੜ ਨੂੰ ਆਪਣੇ ਮਨ ਵਿਚ ਨ _ਰਖ। ਜੋ ਤੇਰੇ ਮਨ ਵਿਚ (ਗੱਲ) 
ਚੰਗੀ ਲਗਦੀ ਹੈ ਉਹ ਮੈਨੂੰ ਕਹਿ ਦੇ ਅਤੇ ਹੇ ਪਿਆਰੀ! ਬਿਰਹੋਂ ਨਾਲ ਵਿਆਕੁਲ ਹੋ ਕੇ 
ਪ੍ਰਾਣਾਂ ਨੂੰ _ਨ__ਛਡ।੫। 


ਹੇ ਸਖੀ! ਤੈਨੂੰ ਕੀ ਕਹਾਂ, ਕਿਹਾ ਨਹੀਂ_ਜਾਂਦਾ। ਮਿਤਰ ਦਾ ਰੂਪ ਵੇਖ ਕੇ ਮਨ ਲਲਚਾ 
ਗਿਆ ਹੈ। ਜਾਂ ਤਾਂ ਉਸ ਨੂੰ ਮੈਨੂੰ ਹੁਣੇ ਮਿਲਾ ਦੇ, ਨਹੀਂ ਤਾਂ ਮੇਰੇ ਜੀਣ ਦੀ ਆਸ ਛਡ ਦੇ।੬। 


(ਸਖੀ ਨੇ ਉੱਤਰ ਵਿਚ _ਕਿਹਾ--) ਹੇ ਸਖੀ! ਜੋ ਮੈਨੂੰ _ਕਹੇਂਗੀ, ਮੈਂ _ਉਹੀ _ਕਾਰਜ 
ਕਰਾਂਗੀ। ਜੇ (ਕੋਈ ਮੇਰੇ) ਪ੍ਰਾਣ ਵੀ ਲੈ ਲਵੇ, ਤਾਂ ਤੇਰੇ ਹਿਤ ਲਈ ਮੈਂ ਹਿਰਦੇ ਵਿਚ ਨਹੀਂ 
ਡਰਾਂਗੀ (ਅਰਥਾਤ ਸੈਕੋਚ ਨਹੀਂ _ਕਰਾਂਗੀ)। ਜੋ ਤੇਰੇ ਚਿਤ ਵਿਚ _ਚੁਭ ਰਿਹਾ ਹੈ, ਉਹ ਮੈਨੂੰ 
ਦਸ ਦੇ ਅਤੇ ਰੋ ਰੋ ਕੇ ਵਿਅਰਥ ਵਿਚ ਹੰਝੂ ਨ _ਵਹਾ।੭। 


੮0 


> 


ਆਖਿਨ ਕੀ ਚਿਪੀਯਾ ਅਪਨੇ _ਕਰ_ ਸੈ ਧਰੋ। 

ਬਿਰਹ _ਮੁਦ੍ਰਿਕਾ ਕਾਨਨ ਦੁਹੂੰ _ਸੁਹਾਇ ਹੋ। 

ਹੋ _ਪਿਯ ਦਰਸਨ ਕੀ ਭਿਛ੍ਯਾ ਮਾਗ ਅਘਾਇ ਹੋ। ੯। 
ਸੁਨਤ _ਸਹਚਰੀ ਬਚਨ _ਚਕ੍ਰਿਤ ਮਨ ਮੈ ਭਈ। 

ਅਧਿਕ ਕੁਅਰਿ ਕੀ ਨੇਹ ਜਾਨਿ ਕਰਿ ਕੈ ਗਈ। 

ਚਲਤ ਤਹਾ ਤੇ ਭਈ ਤਵਨ ਪਹਿ ਆਇ ਕੈ। 

ਹੋ ਕਹਿਯੋ _ਕੁਅਰਿ ਸੋ ਤਾਹਿ ਕਹਿਯੋ ਸਮਝਾਇ ਕੈ। ੧0। 

ਦੰਹਰਾ 
ਤਾਹਿ ਭੇਦ ਸਮਝਾਇ ਕੈ ਲੈ ਗਈ ਤਹਾ _ਲਿਵਾਇ। 
ਜਹਾ _ਕੁਅਰਿ _ਠਾਢੀ _ਹੁਤੀ _ਕੂਖਨ ਬਸਤ੍ਰ _ਬਨਾਇ। _੧੧। 


ਕਰਮ ਸਿੰਘ ਕਰਿ ਕੋਪ ਤਹਾ ਚਲਿ ਆਇਯੋ। 
ਹੋ _ਅਛਲ ਮਤੀ ਯਹ _ਭੇਦ ਸਕਲ ਸੁਨਿ ਪਾਇਯੋ। _੧੩। 
ਪਕਰਿ _ਨ੍ਰਿਪਤਿ ਕੀ _ਪਗਿਯਾ ਦਈ _ਚਲਾਇ ਕੈ। 
ਕਹਿਯੋ ਸਖੀ ਬਵਰੀ ਭਈ ਗਈ ਵਹ ਧਾਇ ਕੈ। 


ਲਰਿਕਨ ਕੀ ਸੀ ਖੇਲ ਕਰਤ ਤਿਹ ਠਾ ਭਈ। 
ਹੋ ਦੁਤਿਯ ਸਖੀ ਲੈ ਪਾਗ _ਚਲਾਇ ਬਹੁਰਿ ਦਈ। _੧੪। 


ਜਬ ਵੁਹਿ ਦਿਸਿ ਨ੍ਰਿਪ ਜਾਇ ਤੌ ਵੁਹਿ ਦਿਸਿ ਡਾਰਹੀ। 
ਲਰਿਕਨ ਕੇ _ਗਿੰਦੂਆ _ਜਿਮਿ _ਪਾਗ _ਉਛਾਰਹੀ। 

ਧੂਰਿ ਆਪਨੇ ਸੀਸ ਨਾਥ ਕੇ ਡਾਰਿ ਕੈ। 

ਹੋ ਲਹਿ ਹਾਇਲ ਤਿਨ ਮਿਤ੍ਰਹਿ ਦਯੋ _ਨਿਕਾਰਿ ਕੈ। _੧੫। 


ਚਰਿਤ੍ਰ ਪਾਖਿਆਨ ੮੧ 


(ਕੁਮਾਰੀ ਨੇ _ਕਿਹਾ--) ਹੇ ਮਿਤ੍ਨੀ! ਸੁਣ, ਅਜ ਮੈਂ ਜੋਗਣ ਹੋ ਜਾਵਾਂਗੀ। ਸੌਜਣ ਲਈ 
ਆਪਣੇ ਪ੍ਰਾਣ ਤਿਆਗ _ਦਿਆਂੰਗੀ। ਪ੍ਰੀਤਮ ਦੇ ਦਰਸ਼ਨ ਦੀ ਭਿਖ ਮੌਗ ਕੇ ਲੈ ਆਵਾਂਗੀ। ਹੇ 
ਸਖੀ! (ਮੈਂ) ਪ੍ਰੀਤਮ ਦੇ ਰੂਪ ਨੂੰ ਵੇਖ ਕੇ ਕੁਰਬਾਨ ਜਾਵਾਂਗੀ।੮। 


ਅਜ ਮੈਂ ਸਾਰੇ ਸ਼ੁਭ _ਅੰਗਾਂ ਉਤੇ ਭਗਵੇਂ ਬਸਤ੍ਰ _ਧਾਰਨ ਕਰ _ਲਵਾਂਗੀ ਅਤੇ ਔਖਾਂ ਦੀ 
ਚਿਪੀ ਹੱਥ _ਵਿਚ _ਲੈ _ਲਵਾਂਗੀ। ਬਿਰਹੋਂ _ਦੀਆਂ ਮੁੰਦਰਾਂ ਦੋਹਾਂ ਕੰਨਾਂ ਵਿਚ _ਸਜਾ _ਲਵਾਂਗੀ। 
ਪ੍ਰਿਯ ਦੇ ਦਰਸ਼ਨ ਦੀ _ਭਿਖਿਆ ਮੰਗ ਕੇ ਰਜ _ਜਾਵਾਂਗੀ।੯। 


ਸਖੀ ਇਹ ਬਚਨ ਸੁਣ ਕੇ ਮਨ ਵਿਚ ਹੈਰਾਨ ਹੋ ਗਈ ਅਤੇ ਕੁਮਾਰੀ ਦੇ ਅਧਿਕ ਪ੍ਰੇਮ 
ਨੂੰ ਜਾਣ ਕੇ (ਉਥੋਂ) ਚਲੀ ਗਈ। ਉਥੋਂ ਚਲ ਕੇ ਉਸ (ਕੁੰਵਰ) ਪਾਸ ਆ ਗਈ ਅਤੇ (ਉਸ) 
ਕੁਮਾਰੀ ਦਾ ਕਿਹਾ ਕੁਮਾਰ ਨੂੰ ਸਮਝਾ _ਦਿੱਤਾ।੧0। 


ਦੰਹਰਾ 


ਉਸ (ਕੁਮਾਰ) ਨੂੰ ਸਾਰੀ ਗੱਲ ਸਮਝਾ ਕੇ ਉਥੇ ਲੈ ਆਈ ਜਿਥੇ ਕੁਮਾਰੀ ਬਸਤ੍ਰ _ਅਤੇ 
ਗਹਿਣੇ ਸਜਾ ਕੇ _ਖੜੋਤੀ _ਸੀ।੧੧। 


੭%/ਤ=ਲ 


ਉਸ ਜਵਾਨ ਕੁਮਾਰ ਨੂੰ ਜਦੋਂ ਕੁਮਾਰੀ ਨੇ ਪ੍ਰਾਪਤ ਕਰ _ਲਿਆ (ਤਾਂ ਇੰਜ ਲਗਿਆ) 


੨ 


ਮਾਨੋ ਨੌ __ਨਿਧੀਆਂ ਕਿਸੇ ਬਹੁਤ _ਨਿਰਧਨ ਦੇ ਘਰ ਆ ਗਈਆਂ ਹੋਣ। (ਉਸ) ਯੁਵਕ 
(ਕੁਮਾਰ) ਨੂੰ ਵੇਖ ਕੇ ਕੁਮਾਰੀ ਮੋਹਿਤ ਹੋ ਗਈ ਅਤੇ ਉਸ ਨਾਲ ਕਈ ਤਰ੍ਹਾਂ ਨਾਲ _ਲਿਪਟ 
ਲਿਪਟ ਕੇ _ਰਮਣ _ਕੀਤਾ।੧੨। 


ਤਦ ਇਕ ਇਸਤਰੀ ਨੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ ਕਿ ਤੁਹਾਡੀ ਇਸਤਰੀ 
ਇਕ ਬੋਦੇ ਨਾਲ ਲਿਪਟ ਰਹੀ ਹੈ। ਕਰਮ ਸਿੰਘ ਕ੍ਰੋਧਿਤ ਹੋ ਕੇ ਉਥੇ ਚਲ ਕੇ ਆ ਗਿਆ। 
ਅਛਲ _ਮਤੀ ਨੂੰ ਇਸ ਸਾਰੀ _ਗੌਲ ਦਾ ਪਤਾ ਚਲ _ਗਿਆ।੧੩। 


(ਕੁਮਾਰੀ ਨੇ ਪਹਿਲਾਂ ਹੀ ਅਗੋਂ ਇਕ ਸਖੀ ਭੇਜ _ਦਿੱਤੀ। ਉਸ ਨੇ ਪਾਗਲ ਹੋਣ ਦਾ 
ਵਿਖਾਵਾ ਕਰ ਕੇ) ਰਾਜੇ ਦੀ ਪਗੜੀ ਪਕੜ _ਕੇ _ਵਗਾ ਦਿੱਤੀ। (ਰਾਣੀ) ਭਜ ਕੇ ਗਈ ਅਤੇ 
ਕਹਿਣ _ਲਗੀ!| ਹੇ ਸਖੀ! ਤੂੰ ਪਾਗਲ ਹੋ ਗਈ ਹੈਂ। ਉਹ ਬਚਿਆਂ ਵਾਂਗ ਉਥੇ ਖੇਡਣ ਲਗੀ 


ਅਤੇ ਦੂਜੀ _ਸਖੀ ਨੇ ਪਗੜੀ ਚੁਕ _ਕੇ ਫਿਰ ਸੁਟ _ਦਿੱਤੀ।੧੪। 


ਜਦ ਰਾਜਾ ਉਸ ਪਾਸੇ ਜਾਂਦਾ ਤਾਂ ਉਸ ਪਾਸੇ ਵਲ (ਪਗੜੀ) ਸੁਟ ਦਿੰਦੀਆਂ। ਬੌਚਿਆਂ 
ਦੀ _ਖਿਦੋ ਵਾਂਗ _ਉਹ _ਪਗੜੀ ਨੂੰ ਉਛਾਲ _ਰਹੀਆਂ _ਸਨ। ਆਪਣੇ ਤੇ ਰਾਜੇ ਦੇ ਸਿਰ ਵਿਚ 
ਮਿੱਟੀ-ਘੋਟਾ ਪਾ ਰਹੀਆਂ _ਸਨ। ਉਨ੍ਹਾਂ _(ਸਖੀਆਂ) ਨੂੰ ਵਿਚਾਲੇ ਆਇਆ ('ਹਾਇਲ”) ਵੇਖ ਕੇ 
(ਰਾਣੀ ਨੇ) ਮਿਤਰ ਨੂੰ ਉਥੋਂ ਭਜਾ _ਦਿੱਤਾ।੧੫। 


੮੨ 


ਹੋ _ਹੋਨਹਾਰ ਮੁਹਿ ਭੀ ਇਨ ਕਛੁ `ਨ ਉਚਾਰਿਯੈ। ੧੭। 
ਦੰਹਰਾ 

ਨ੍ਹਿਪ ਕੀ ਪਾਗ _ਉਤਾਰਿ ਕੈ ਦੀਨੀ ਪੁਥਮ _ਚਲਾਇ। 

ਜਾਰ _ਉਬਾਰਿਯੋ ਜੜ __ਛਲਿਯੋ ਚੇਰੀ ਲਈ _ਬਚਾਇ। _੧੮। ੧। 


/ਛਤ ਨੀ ਗਾਹੈਤ੍ਹ ਪਖੂਯਾਨੇ ਤਰਲਾ ਲਾਠੜੇ ਨੰਨੀ ਭੂ ਅੰਕਾਦੇ ਦੋਇ ਐਂ ਪੰਤੀਨ ਜਾਨਤ ਜਪਤ 


ਮਤ ਨਭ#ਆ ਸਤ/ _੨੩੫/ ੪8%2/ %ਫਰੀੰ/ 
ਦੱਖਣ? 
ਤਿਬਤ ਕੋ ਇਕ ਰਾਇ _ਸੁਲਛਨ। _ਕਬਿਤ _ਕਾਬਿ ਕੇ _ਬਿਖੇ _ਬਿਚਛਨ। 
ਸੀ ਨ੍ਰਿਪਰਾਜ ਕਲਾ ਤਿਹ _ਨਾਰੀ। ਜਾਨੁਕ ਸ੍ਰੀ _ਬਿਸਨ ਕੀ ਪ੍ਯਾਰੀ। ੧। 
ਦੰਹਾਰਾ 
ਮਤੀ _ਬਿਚਛਨ ਪਾਤ _ਤਹ ਤਵਨ ਸਹਿਰ ਕੇ ਮਾਹਿ। 
ਰੂਪ ਬਿਖੈ ਤਾ ਸੀ ਤਰੁਨਿ ਤੀਨਿ ਲੋਕ ਮੈ ਨਾਹਿ। ੨। 
ਦੱਪਲ? 
ਮੁਜਰਾ ਕੌ ਬੇਸ੍ਹਾ ਜਬ ਆਵੈ। ਹੇਰਿ ਰੂਪ ਨ੍ਰਿਪ ਕੋ _ਲਲਚਾਵੈ। 
ਮਨ ਮੈ ਅਧਿਕ ਮਸਤ ਹ੍ਹੈ ਝੂਲੈ। ਨਿਜੁ ਤਨ ਕੀ ਤਾ ਕੌ ਸੁਧਿ ਭੂਲੈ। ੩। 


ਚਿਤ ਮੈ ਚਿੰਤ ਰੈਨਿ ਦਿਨ ਕਰੈ। ਨ੍ਰਿਪ ਕੀ ਆਸ ਸਦਾ ਮਨ ਧਰੈ। 
ਕਿਹ ਬਿਧਿ ਮੋ ਸੰਗ ਭੋਗ ਕਮਾਵੈ। ਸੋ ਦਿਨ ਮੋਹਿ ਕਹੋ ਕਬ ਆਵੈ। ੪। 


ਦੰਹਰਾ 
ਰਾਵ ਨ ਤਾ ਕੋ ਹੇਰਈ ਤ੍ਰਿਯ ਮਨ ਮੈ ਲਲਚਾਇ। 
ਜਤਨ ਕਾ ਕਰੌ ਜੋ ਮੁਝੈ ਨ੍ਰਿਪ ਮਨ ਭਜੈ ਬਨਾਇ। ੫। 


ਚੱਪਣਾ 
ਜਬ ਰਾਜਾ ਦੀਵਾਨ _ਲਗਾਵੈ। _ਤਵਨ ਸਮੈ _ਤਰੁਨੀ ਸੁਨਿ _ਪਾਵੈ। 
ਹਾਥ ਜੋਰਿ ਠਾਢੀ ਹ੍ਹੈ ਰਹਈ। ਪ੍ਰੇਮ ਆਸਕੀ ਜ੍ਯੋ _ਨਿਰਬਹਈ। _੬। 


ਚਰਿਤ੍ਰ ਪਾਖਿਆਨ ੮੩ 


ਜਦੋਂ ਤਕ ਰਾਜਾ ਪਗੜੀ ਲੈਣ ਲਈ ਚਲ ਕੇ ਆਇਆ, ਤਦੋਂ ਤਕ ਰਾਣੀ ਨੇ ਮਿਤਰ 
ਨੂੰ (ਆਪਣੇ) ਘਰ ਪਹੁੰਚਾ ਦਿੱਤਾ। ਉਨ੍ਹਾਂ ਨੂੰ ਪਾਗਲ ਕਹਿ ਕੇ (ਰਾਣੀ) ਬਹੁਤ ਮਾਰਨ ਲਗੀ 


= । = 


(ਅਤੇ ਇਸ ਤਰ੍ਹਾਂ) ਰਾਜੇ ਦੇ ਮਨ ਦੀ ਸਾਰੀ ਚਿੰਤਾ ਦੂਰ _ਕਰ ਦਿੱਤੀ।੧੬। 


ਤਦ ਰਾਜੇ ਨੇ ਰਾਣੀ ਨੂੰ ਹੱਥ ਨਾਲ ਪਕੜ _ਲਿਆ ਅਤੇ ਆਪ ਉਸ ਨੂੰ ਇਸ ਤਰ੍ਹਾਂ 
ਕਿਹਾ ਕਿ ਮੂਰਖ ਬੋਂਚੇ (ਭਾਵ ਨੌਕਰ) ਨੂੰ ਮਾਰਨਾ ਨਹੀਂ _ਚਾਹੀਦਾ। ਜੋ_ ਮੇਰੇ ਨਾਲ ਹੋਣੀ ਸੀ, 
ਹੋ ਗਈ, ਹੁਣ ਇਨ੍ਹਾਂ ਨੂੰ ਕੁਝ ਨ ਕਹੋ।੧੭। 


ਦੰਹਰਾ 
ਪਹਿਲਾਂ ਰਾਜੇ ਦੀ ਪਗੜੀ ਨੂੰ ਉਤਾਰ ਕੇ ਅਤੇ ਉਸ ਨੂੰ ਵਗਾ ਦਿੱਤਾ। ਯਾਰ ਨੂੰ ਬਚਾ 
ਲਿਆ, ਮੂਰਖ (ਰਾਜੇ) ਨੂੰ ਛਲ _ਲਿਆ ਅਤੇ ਦਾਸੀ ਨੂੰ ਬਚਾ _ਲਿਆ।੧੮। 


/ਏਥੋਂ ਸੰ ਲਾਰਤੁੱਪ/ਨਆਨ ਦੇ ਤੂੰਆ ਗਲਾਰੜ੍ਹ ਦੇ ਮੰਡੀ ਝੂਪ ਸੰਠਾਦ ਦੇ ੨੩੫੬” ਗਾਹੈਤ੍ਹ ਦੀ ਨਆਮਤਨ 
ਭਾ ਲਭ _ਹੈ/ _੭੩੫/ 885%7/ ਚਲਟਾ/ 


ਤਿੱਬਤ ਦਾ ਇਕ ਸੁਲੱਛਣ ਨਾਂ ਦਾ ਰਾਜਾ _ਸੀ_ਜੋ ਕਬਿੱਤ ਅਤੇ ਕਾਵਿ ਵਿਚ ਸੂਝਵਾਨ 
ਦੀ ਰਾਣੀ ਸੀ, ਮਾਨੋ ਲੱਛਮੀ ਦਾ ਰੂਪ ਹੋਵੇ।੧। 


ਨਗਰ ਵਿਚ _ਬਿਚੌਛਨ ਮਤੀ ਨਾਂ ਦੀ (ਇਕ) ਵੇਸਵਾ _ਸੀ। _ਉਸ ਵਰਗੀ 
ਸੁੰਦਰ ਇਸਤਰੀ ਤਿੰਨ ਲੋਕਾਂ ਵਿਚ ਨਹੀਂ _ਸੀ।੨। 


ਜਦ _ਉਹ ਵੇਸਵਾ ਮੁਜਰੇ ਲਈ ਆਉਂਦੀ ਤਾਂ ਰਾਜੇ ਦਾ ਰੂਪ ਵੇਖ ਕੇ ਲਲਚਾ ਜਾਂਦੀ। 
ਉਹ ਮਨ ਵਿਚ ਬਹੁਤ ਮਸਤ ਹੋ ਕੇ ਝੁਲਦੀ ਸੀ (ਭਾਵ ਨਚਦੀ ਸੀ) ਅਤੇ ਉਸ ਨੂੰ 
ਆਪਣੇ ਤਨ ਦੀ ਸੁਰਤ ਭੁਲ ਜਾਂਦੀ _ਸੀ।੩। 


ਰਾਤ ਦਿਨ ਮਨ ਵਿਚ (ਰਾਜੇ ਬਾਰੇ) ਸੋਚਦੀ ਰਹਿੰਦੀ ਅਤੇ ਮਨ ਵਿਚ ਸਦਾ ਰਾਜੇ ਦੀ 
ਆਸ ਬਣਾਈ _ਰਖਦੀ। _(ਸੋਚਦੀ ਰਹਿੰਦੀ ਕਿ) ਕਿਸ ਤਰ੍ਹਾਂ (ਰਾਜਾ) ਮੇਰੇ ਨਾਲ ਭੋਗ _ਕਰੇਗਾ। 
ਮੈਨੂੰ ਦਸੋ, _ਉਹ ਦਿਨ _ਕਦ ਪ੍ਰਾਪਤ _ਹੋਵੇਗਾ।੪। 
ਦੰਹਰਾ” 

ਰਾਜਾ ਉਸ ਵਲ ਵੇਖਦਾ ਨਹੀਂ ਸੀ ਅਤੇ ਇਸਤਰੀ (ਉਸ ਲਈ) ਮਨ ਵਿਚ _ਲਲਚਾਂਦੀ 
ਸੀ। (ਉਹ ਸੋਚਦੀ ਕਿ) ਕਿਹੜਾ ਯਤਨ ਕਰਾਂ ਜਿਸ ਕਰ ਕੇ ਰਾਜਾ ਮਨੋ ਮੇਰੇ ਨਾਲ _ਰਮਣ 
ਕਰੇ।੫। 
ਚੱਪਾਣ 

ਜਦ (ਕਦੇ) ਰਾਜਾ ਦਰਬਾਰ ਲਗਾਉਂਦਾ ਸੀ, (ਤਦ) ਉਸ ਸਮੇ ਬਾਰੇ ਇਸਤਰੀ 
(ਵੇਸਵਾ) ਨੂੰ ਪਤਾ ਲਗ ਜਾਂਦਾ _ਸੀ। _ਉਹ ਹੱਥ _ਜੋੜ ਕੇ _ਖੜੋਤੀ ਰਹਿੰਦੀ ਅਤੇ ਪ੍ਰੇਮ ਨੂੰ 
ਆਸ਼ਕੀ _ਵਾਂਗ _ਨਿਭਾਉ'ਦੀ।੬। 


ਨ੍ਹਿਪ ਜਾਨ੍ਯੋ _ਆਸਿਕ ਭਈ ਮੋ ਪਰ _ਤਰੁਨਿ _ਬਨਾਇ। 
ਕਵਨ ਪੂਭਾ ਯਾ ਕੌ ਲਗੀ ਚਿਤ _ਬਿਚਾਰਿਯੋ _ਰਾਇ। _੭। 


ਚੱਪਲਾਂ 


ਕਹਾ ਭਯੋ ਆਸਿਕ _ਤ੍ਰਿਯ ਭਈ। ਮੁਹਿ ਲਖਿ ਬਿਰਹ ਬਿਕਲ ਹ੍ਹੈ ਗਈ। 
ਮੈ ਯਾ ਕੌ ਕਬਹੂੰ ਨ ਬਿਹਾਰੋ। ਲੋਕਨ ਔ ਪਰਲੋਕ ਬਿਚਾਰੋ। ੮। 


ਅਧਿਕ ਜਤਨ _ਤਰੁਨੀ ਕਰਿ _ਹਾਰੀ। ਰਾਜਾ_ਸੋ_ਕ੍ਯੋ_ਹੂੰ ਨ ਬਿਹਾਰੀ। 

ਔਰ ਜਤਨ ਤਬ ਹੀ ਇਕ ਕਿਯੋ। ਸਾਤ ਗੁਲਨ ਦੇਹੀ ਪਰ ਦਿਯੋ। ੯। 
ਗੁ ਦੇ ਮਾਸ _ਜਲਾਯੋ। ਅਧਿਕ _ਕੁਗੰਧ ਨ੍ਰਿਪਹਿ ਜਬ _ਆਯੋ। 

ਹਾਇ ਹਾਇ ਕਰਿ ਗਹਿ ਤਿਹ ਲਿਯੋ। ਜੋ ਭਾਖ੍ਯੋ ਸੋਈ ਤਿਨ _ਕਿਯੋ। ੧0। 


ਦੰਹਾਰਾ 
ਜੋ ਤੁਮ ਕਹੋ ਸੋ ਮੈ ਕਰੋ ਨਿਜੁ ਤਨ ਗੁਲਨ ਨ ਖਾਹੁ। 
ਭਾਤਿ ਭਾਤਿ ਕੇ ਭਾਮਿਨੀ ਮੋ ਸੋ ਭੋਗ ਕਮਾਹੁ। ੧੧। 
ਦੱਪਲ? 
ਗੁਲ ਖਾਏ ਰਾਜਾ _ਢੁਰਿ _ਆਯੋ। _ਭਾਤਿ _ਭਾਤਿ ਤਿਹ ਤ੍ਰਿਯਹਿ ਬਜਾਯੋ। 
ਲਪਟਿ ਲਪਟਿ ਤਾ ਸੋ ਰਤਿ ਕੀਨੀ। ਬੇਸ੍ਹਾ ਕੀ ਸੁਧਿ ਬੁਧਿ ਹਰਿ ਲੀਨੀ। ੧੨। 


ਬੇਸ੍ਹਾ ਹੂੰ ਰਾਜਾ ਬਸਿ ਕੀਨੋ। _ਭਾਤਿ ਭਾਤਿ ਕੇ ਆਸਨ ਦੀਨੋ। 


ਵੱ = 


ਰਾਇ ਸਕਲ ਰਾਨਿਯੈ _ਬਿਸਾਰੀ। ਤਾ ਹੀ ਕੋ ਰਾਖਿਯੋ ਕਰਿ _ਨਾਰੀ। _੧੩। 


ਦੰਹਰਾ” 
ਸਭ _ਰਨਿਯਨ ਰਾਇ ਕੇ ਚਿਤ ਤੇ ਦਯੋ ਬਿਸਾਰਿ। 
ਗੁਲ ਖਾਏ ਰਾਜਾ ਬਰਿਯੋ ਐਸੋ ਚਰਿਤ ਸੁ ਧਾਰਿ। ੧੪। ੧। 
/ਏਤਾ ਹਾੰ ਗਾਹਤ੍ਹ ਪਲ੍ਯਾਨੋ /ਤਰ੍‌ਯਾ ਲੰਹੇੜ੍ਹੇ ਨਹੀਂ ਡੁਪ ਸੱਦੇ ਲੋਇ ਸੋਂ ਛਤੀਨ ਲਾਠਤ੍ਹ ਸਮਾਪਤਮ 
ਗਤ ਨਭਮ' ਡਤ/ ੨੩੬੪ ੪5ਤ5/ #ਫਜ, / 
ਦੰਹਰਾ 
ਪ੍ਰਗਟ ਕਮਾਊ ਕੇ ਬਿਖੈ ਬਾਜ ਬਹਾਦੁਰ _ਰਾਇ। 
ਸੂਰਨ ਕੀ ਸੇਵਾ ਕਰੈ _ਸਤੂਨ ਦੈਤ ਖਪਾਇ। _੧। 


ਚਰਿਤ੍ਰ ਪਾਖਿਆਨ ੮੫ 


ਦੰਹਰਾ” 

ਰਾਜਾ ਵੀ ਜਾਣ ਗਿਆ ਕਿ (ਇਹ) ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ। ਰਾਜੇ 
ਨੇ ਮਨ ਵਿਚ ਵਿਚਾਰਿਆ ਕਿ ਇਸ ਨੂੰ ਕਿਹੜਾ ਗੁਣ _('ਪੂਭਾ”) ਚੰਗਾ _ਲਗਾ_ਹੈ।੭। 
ਚੱਪਲਾਂ 

ਕੀ ਹੋਇਆ ਜੇ ਇਹ ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ ਅਤੇ ਮੈਨੂੰ ਵੇਖ ਕੇ 
ਬਿਰਹੋਂ ਨਾਲ ਵਿਆਕੁਲ ਹੋ__ਗਈ ਹੈ। ਪਰ ਮੈਂ (ਇਸ ਲੋਕ) ਲੋਕ ਅਤੇ ਪਰਲੋਕ (ਦੀ 
ਸਥਿਤੀ ਨੂੰ) ਵਿਚਾਰ ਕੇ ਇਸ ਨਾਲ ਕਦੇ ਵੀ _ਰਮਣ ਨਹੀਂ _ਕਰਾਂਗਾ।੮। 

ਇਸਤਰੀ ਬਹੁਤ ਯਤਨ _ਕਰ ਕੇ ਥਕ ਗਈ ਪਰ ਰਾਜੇ ਨਾਲ ਕਿਸੇ ਤਰ੍ਹਾਂ ਰਮਣ ਨ 
ਕਰ ਸਕੀ। ਉਸ ਨੇ (ਫਿਰ) ਇਕ ਹੋਰ ਯਤਨ ਕੀਤਾ ਅਤੇ ਸ਼ਰੀਰ ਉਤੇ ਸੌਤ ਗੁਲ” (ਗਰਮ 
ਲੋਹੇ ਨਾਲ ਲਗਾਏ _ਗਏ ਦਾਗ਼) ਲਗਾ _ਦਿੱਤੇ।੯। 

(ਜਦ ਉਸ ਨੇ) ਸੱਤ ਗੁਲਾਂ ਨਾਲ ਮਾਸ ਸੜਿਆ ਅਤੇ ਜਦ (ਮਾਸ ਸੜਨ ਦੀ) 
ਦੁਰਗੰਧ ਰਾਜੇ ਨੂੰ ਆਈ। (ਤਦ ਰਾਜੇ ਨੇ) “ਹਾਇ ਹਾਇ” ਕਰ ਕੇ ਉਸ ਨੂੰ ਪਕੜ ਲਿਆ 
ਅਤੇ (ਉਸ ਨੇ) ਜੋ ਕਿਹਾ, (ਰਾਜੇ ਨੇ) ਉਹੀ _ਕੀਤਾ।੧0। 
ਦੰਹਰਾ” 

(ਰਾਜੇ ਨੇ _ਕਿਹਾ--) ਹੇ ਇਸਤਰੀ! ਜੋ ਤੂੰ _ਕਹੇਂਗੀ, ਉਹੀ ਮੈਂ ਕਰਾਂਗਾ, ਪਰ ਆਪਣੇ 
ਸ਼ਰੀਰ ਨੂੰ ਗੁਲ ਲਗਾ ਕੇ ਖ਼ਰਾਬ ਨ ਕਰ ਅਤੇ ਮੇਰੇ ਨਾਲ ਭਾਂਤ ਭਾਂਤ ਨਾਲ ਰਮਣ _ਕਰ।੧੧। 
ਚੱਪਲਾਂ 

ਗੁਲ ਲਗਣ _ਨਾਲ ਰਾਜਾ _ਪਸੀਜ _ਗਿਆ ਅਤੇ ਭਾਂਤ ਭਾਂਤ ਦਾ ਉਸ ਇਸਤਰੀ _ਨਾਲ 
ਰਮਣ _ਕੀਤਾ। _ਲਿਪਟ _ਲਿਪਟ ਕੇ ਉਸ ਨਾਲ _ਰਤੀ-ਕ੍ਰੀੜਾ ਕੀਤੀ ਅਤੇ ਵੇਸਵਾ ਦੀ ਸੁਧ ਬੁਧ 
ਹਰ ਲਈ।੧੨। 

ਵੇਸਵਾ ਨੇ ਵੀ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ਅਤੇ ਕਈ ਤਰ੍ਹਾਂ ਦੇ ਆਸਣ 
ਦਿੱਤੇ। ਰਾਜੇ ਨੇ ਸਾਰੀਆਂ ਰਾਣੀਆਂ ਨੂੰ ਭੁਲਾ ਦਿੱਤਾ ਅਤੇ ਵੇਸਵਾ ਨੂੰ (ਆਪਣੀ) ਪਤਨੀ ਬਣਾ 
ਕੇ ਰਖ ਲਿਆ।੧੩। 
ਦੰਹਰ” 

ਸਾਰੀਆਂ ਰਾਣੀਆਂ ਨੂੰ ਰਾਜੇ ਦੇ ਚਿਤ ਤੋਂ ਭੁਲਵਾ ਦਿੱਤਾ। ਗੁਲ ਖਾ ਕੇ ਰਾਜੇ ਨੂੰ ਵਰ 
ਲਿਆ। (ਇਸਤਰੀ ਨੇ) ਅਜਿਹਾ ਚਰਿਤ੍ਰ _ਕੀਤਾ।੧੪। 


/ਏਲੋ ਸੀ ਗਠੇਤੂੰਪ/ਮਆਨ ਦੇ ਤੀਆ ਗਾੰਠੇਤੂ ਟੇ ਅੰਨੀ ਭੂਪ ਮੰਡਾਦ ਦੇ ੨=੬ਵੇ' ਲਠਤੂ ਦੀ ਅਨਮਤੀ 
ਗਭ' ਲਭ _ਹੈ/ _੨੭੩੬/ 8855/ _ਚਲਦਟਾ/ 


ਰਾਜਾ ਬਹਾਦੁਰ _ਰਾਇ ਰਹਿੰਦਾ _ਸੀ। (ਉਹ) ਸੂਰਮਿਆਂ ਦੀ ਸੇਵਾ 
ਨੂੰ 


੮੬ 


ਕਰਿਯੈ ਕਵਨ ਉਪਾਇ _ਨਗਰ_ ਸ੍ਰੀ ਮਾਚਿਸੈ। 
ਹੋ ਤਾ ਤੇ ਸਭ ਹੀ ਬੈਠਿ ਬਿਚਾਰ ਬਿਚਾਰਿਯੈ। ੨। 


ਦੰਹਰਾ” 
ਪਾਤ ਤਹਾ _ਨਾਚਤ _ਹੁਤੀ ਭੋਗ ਮਤੀ ਛਬਿ _ਮਾਨ। 
ਪ੍ਰਥਮ ਰਾਇ ਸੌ ਰਤਿ ਕਰੀ ਬਹੁਰਿ ਕਹੀ ਯੌ ਆਨਿ। ੩। 


੭%#=ੜਲ 
ਜੋ ਤੁਮ ਕਹੋ ਮੁਹਿ ਜਾਇ ਤਾਹਿ ਬਿਰਮਾਇਹੋ। 
ਸਿਰੀ ਨਗਰ ਤੇ ਐਚਿ ਦੌਨ ਮੋ ਲ੍ਯਾਇਹੋ। 
ਜੋਰਿ ਕਠਿਨ ਤੁਮ ਕਟਕ ਤਹਾ ਚੜਿ ਆਇਯੋ। 
ਹੋ ਲੂਟਿ ਕੂਟਿ ਕੇ ਸਹਿਰ ਸਕਲ ਲੈ ਜਾਇਯੋ। ੪। 
ਯੌ ਕਹਿ ਬੇਸ੍ਹਾ ਬਚਨ ਨ੍ਰਿਪਹਿ ਤਹ ਕੋ ਗਈ। 
ਸਿਰੀ ਨਗਰ ਕੇ ਸਹਰ ਬਿਖੈ ਆਵਤ _ਭਈ। 
ਹਾਵ ਭਾਵ ਬਹੁ __ਭਾਤਿ ਦਿਖਾਏ ਆਨਿ ਕੈ। 
ਹੋ ਭਜ੍ਯੋ ਮੇਦਨੀ ਸਾਹ ਅਧਿਕ ਰੁਚਿ ਮਾਨਿ ਕੈ। ੫। 
ਨ੍ਰਿਪਤਿ ਮੇਦਨੀ _ਸਾਹ ਆਪਨੇ _ਬਸਿ _ਕਿਯੌ। 
ਤਾ ਕੋ ਲੈ ਕਰ ਸਾਥ ਦੌਨ ਕੋ ਮਗੁ ਲਿਯੋ। 
ਬਾਜ ਬਹਾਦੁਰ ਜੋਰਿ ਕਟਕ ਆਵਤ _ਭਯੋ। 
ਹੋ ਲੂਟਿ ਕੂਟਿ ਕਰਿ ਨਗਰ ਸਿਰੀ ਕੋ ਲੈ ਗਯੋ। ੬। 
ਮਤ ਪਰਿਯੋ _ਨ੍ਰਿਪ ਰਹਿਯੋ ਨ ਕਛੁ _ਜਾਨਤ _ਭਯੋ। 
ਸਿਰੀ ਨਗਰ ਕੌ ਲੂਟਿ ਕੂਟਿ ਕੈ ਕੌ ਗਯੋ। 
ਉਤਰਿ ਗਯੋ ਮਦ ਜਬ ਕਛੁ ਸੁਧਿ ਆਵਤ _ਭਈ। 
ਹੋਂ ਪੀਸ ਦਾਤਿ ਚੁਪ ਰਹਿਯੋ ਬਾਤ ਕਰ ਤੇ ਗਈ। ੭। 
ਦੰਹਰਾ 
ਇਹ ਛਲ ਸੇ ਰਾਜਾ ਛਲ੍ਯੋ ਕਰੀ ਮਿਤ੍ਰ ਕੀ _ਜੀਤ। 


ਦੇਵ ਅਦੇਵ ਨ ਲਹਿ ਸਕਤਿ ਯਹ _ਇਸਤ੍ਰਿਯਨ ਕੀ ਰੀਤ। ੮। ੧। 


/ਛਤ ਨੀ ਗਾਹੈਤਹ_ ਪਖੂਯਾਨੇ ਤਰਲਾ ਲਾੰਠੜੇ ਮੰਨੀ ਭੂ ਅੰਕਾਦੇ ਦੋਇ ਐਂ ਸਤੀ ਜਾਨਤ ਗਆਪਤਮ' 


ਮਤ ਸ਼ੜ#ਆ ਸਤ? ੨੩੭੪ ੪8੩੯/ %ਫਜ/ 


ਚਰਿਤ੍ਰ ਪਾਖਿਆਨ ਦਿ 


੭%/ੜਲ 
(ਇਕ ਦਿਨ) ਰਾਜਾ ਬਾਜ ਬਹਾਦੁਰ ਨੇ ਮਨ ਵਿਚ ਸੋਚਿਆ ਅਤੇ ਵੱਡੇ ਵੱਡੇ ਸੂਰਮਿਆਂ 
ਨੂੰ ਬੁਲਾ ਕੇ ਸਪਸ਼ਟ ਕਿਹਾ ਕਿ ਕਿਹੜਾ ਉਪਾ ਕਰੀਏ ਜਿਸ ਨਾਲ ਸ੍ਰੀ ਨਗਰ ਜਿਤਿਆ ਜਾ 


ਸਕੇ। ਇਸ ਲਈ ਸਾਰੇ ਬੈਠ ਕੇ ਵਿਚਾਰ _ਕਰੀਏ।੨। 


ਉਥੇ ਇਕ ਭੋਗ ਮਤੀ ਨਾਂ ਦੀ ਸੁੰਦਰ ਵੇਸਵਾ ਨਾਚ ਕਰਦੀ ਹੁੰਦੀ ਸੀ। (ਉਸ ਨੇ) 
ਪਹਿਲਾਂ ਰਾਜੇ ਨਾਲ _ਰਤੀ-ਕ੍ਰੀੜਾ ਕੀਤੀ ਅਤੇ ਫਿਰ ਆ ਕੇ ਕਿਹਾ--।੩। 


ਜੇ ਤੁਸੀਂ ਮੈਨੂੰ ਕਹੋਂ ਤਾਂ ਉਥੋਂ ਦੇ (ਰਾਜੇ ਨੂੰ) ਜਾ ਕੇ ਭਰਮਾਵਾਂ ਅਤੇ ਸ੍ਰੀ _ਨਗਰ 
ਖਿਚ ਕੇ ਦੂਨ (ਦੀ ਵਾਦੀ) ਵਿਚ ਲੈ ਆਵਾਂ। (ਫਿਰ) ਤੁਸੀਂ ਤਕੜੀ ਸੈਨਾ ਜੋੜ ਕੇ 
ਚੜ੍ਹਾਈ ਕਰ ਕੇ ਆ ਜਾਣਾ ਅਤੇ ਸਾਰੇ ਸ਼ਹਿਰ ਨੂੰ ਲੁਟ ਪੁਟ ਕੇ ਲੈ ਜਾਣਾ।੪। 


ਇਹ ਗੱਲ ਰਾਜੇ ਨੂੰ ਕਹਿ ਕੇ ਵੇਸਵਾ ਉਧਰ ਨੂੰ ਗਈ ਅਤੇ ਸ੍ਰੀ ਨਗਰ ਸ਼ਹਿਰ ਵਿਚ 
ਆ ਪਹੁੰਚੀ। (ਉਸ ਨੇ) ਆ ਕੇ ਬਹੁਤ ਹਾਵ ਭਾਵ ਵਿਖਾਏ ਅਤੇ (ਫਿਰ) ਰਾਜਾ ਮੇਦਨੀ ਸ਼ਾਹ 
ਨੇ ਉਸ ਨਾਲ ਪ੍ਰਸੰਨਤਾ ਪੂਰਵਕ ਸੰਯੋਗ _ਕੀਤਾ।੫। 


(ਉਸ ਵੇਸਵਾ ਨੇ) ਮੇਦਨੀ ਸ਼ਾਹ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ਅਤੇ ਉਸ 
ਨੂੰ ਨਾਲ ਲੈ ਕੇ ਦੂਨ ਦਾ ਮਾਰਗ _ਪਕੜਿਆ। _(ਉਧਰੋਂ ਰਾਜਾ) ਬਾਜ ਬਹਾਦੁਰ ਸੈਨਾ ਜੋੜ ਕੇ 
ਆ ਗਿਆ ਅਤੇ ਸ੍ਰੀ ਨਗਰ ਨੂੰ ਲੁਟ ਪੁਟ ਕੇ ਲੈ ਗਿਆ।੬। 


ਰਾਜਾ ਮਦ ਮਸਤ ਪਿਆ ਰਿਹਾ ਅਤੇ (ਉਸ ਨੂੰ) ਕੁਝ ਵੀ ਪਤਾ ਨ ਲਗਾ ਕਿ ਸ੍ਰੀ 


ਨਗਰ ਨੂੰ ਕੌਣ ਲੁਟ ਪੁਟ ਕੇ ਲੈ ਗਿਆ ਹੈ। ਜਦ ਨਸ਼ਾ ਉਤਰ ਗਿਆ ਤਾਂ ਕੁਝ ਹੋਸ਼ ਆ 
ਗਈ। (ਤਦ ਉਹ) ਦੰਦ ਪੀਹ ਕੇ ਰਹਿ ਗਿਆ ਕਿਉਂਕਿ ਗੱਲ ਹੌਥੋਂ ਨਿਕਲ ਚੁਕੀ _ਸੀ।੭। 


ਦੰਹਰਾ 

(ਇਸਤਰੀ ਨੇ) ਇਸ ਛਲ ਨਾਲ ਰਾਜੇ ਨੂੰ ਛਲ ਲਿਆ ਅਤੇ ਆਪਣੇ ਮਿਤਰ (ਰਾਜੇ) 
ਦੀ ਜਿਤ _ਕਰਾ _ਦਿੱਤੀ। ਇਸਤਰੀਆਂ _ਦੀ ਇਸ ਚਾਲ ਨੂੰ ਦੇਵਤੇ ਅਤੇ ਦੈੱਤ (ਕੋਈ ਵੀ) 
ਸਮਝ ਨਹੀਂ _ਸਕਦਾ।੮। 


/ਏਥੋ ਗੀੰ_ਲਾਂਰਤੁੰਪ/ਖਆਨ ਦੇ ਤੁੰਆ ਯਾਰਤ੍ਹ` ਦੇ ਅੰਹੀੰ ਭੂਪ ਸਲਾਦ ਦੇ ੨੩੭੬” ਲਾਰਤ੍ਹ ਦੀ ਼ਮਪਤੀ 
ਆਭਾ ਸਭ ਹੰ/ _2੭੨੭/ ੪੪੬=੯/ ਚਲਟਾ/ 


ਦਦ੍‌ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਬੀਰਜ ਕੇਤੁ ਰਾਜਾ ਇਕ _ਨਾਗਰ। _ਸਗਲ ਜਗਤ ਕੇ __ਬਿਥੈ _ਉਜਾਗਰ। 
ਸੀ ਛਟ ਛੈਲ ਕੁਅਰਿ ਤਾ ਕੀ ਤ੍ਰਿਯ। ਮਨ ਬਚ ਕ੍ਰਮ ਬਸਿ ਕਰਿ ਰਾਖ੍ਯੋ ਪਿਯ। ੧। 


ਏਕ ਦਿਵਸ ਨ੍ਰਿਪ ਚੜਿਯੋ ਅਖਿਟ _ਬਰ। ਸੰਗ ਲਈ _ਸਹਚਰੀ ਅਮਿਤ _ਕਰਿ। 
ਜਬ ਬਨ ਗਹਿਰ ਬਿਥੈ ਪੂਭ _ਆਯੋ। ਸ੍ਰਾਨਨ ਤੇ ਬਹੁ _ਮ੍ਰਿਗਨ ਗਹਾਯੋ। ੨। 


ਕਹਿਯੋ ਕਿ ਜਿਹ ਆਗੈ ਮ੍ਰਿਗ ਆਵੈ। ਵਹੈ ਆਪਨੋ ਤੁਰੈ _ਧਵਾਵੈ। 
ਪਹੁਚਿ ਸੁ ਤਨ ਤਿਹ ਕੇ ਬ੍ਰਿਣ ਕਰਹੀ। ਗਿਰਨ ਪਰਨ ਤੇ ਕਛੂ ਨ _ਡਰਹੀ। ੩। 


੭%7=ੜਲ 
ਨ੍ਹਿਪ ਤ੍ਰਿਯ ਆਗੇ ਮ੍ਿਗਿਕ ਨਿਕਸਿਯੋ ਆਇ ਕੈ। 
ਰਾਨੀ ਪਾਛੇ ਪਰੀ ਤੁਰੰਗ ਧਵਾਇ ਕੈ। 
ਭਜਤ _ਭਜਤ _ਹਰਿਨੀ ਪਤਿ ਬਹੁ _ਕੋਸਨ ਗਯੋ। 
ਹੋ ਏਕ ਨ੍ਰਿਪਤਿ ਸੁਤ ਲਹਿ ਤਾ ਕੌ ਧਾਵਤ ਭਯੋ। ੪। 


ਤਾਜਿਹਿ _ਤਾਜਨ ਮਾਰਿ _ਪਹੂੰਚ੍ਯਾ ਜਾਇ _ਕੈ। 

ਏਕ _ਬਿਸਿਖ ਹੀ ਮਾਰਿਯੋ ਮ੍ਰਿਗਹਿ ਬਨਾਇ ਕੈ। 
ਨਿਰਖਿ _ਤਰੁਨਿ ਇਹ _ਚਰਿਤ ਰਹੀ ਉਰਝਾਇ _ਕਰਿ। 
ਹੋ ਬਿਰਹ ਬਾਨ ਤਨ ਬਿਧੀ ਗਿਰਤ ਭਈ ਭੂਮਿ ਪਰ। ੫। 


ਬਹੁਰਿ _ਸੁਭਟ ਜਿਮਿ _ਚੇਤਿ ਤਰੁਨਿ ਉਠ _ਠਾਢਿ ਭਈ। 
ਘੂਮਤ ਘਾਇਲ ਨ੍ਯਾਇ _ਸਜਨ _ਤਟ _ਚਲਿ ਗਈ। 
ਉਤਰਿ _ਹਯਨ ਤੇ ਤਹ ਦੋਊ ਰਮੇ ਬਨਾਇ ਕੈ। 

ਹੋ ਤਬ ਲੌ ਤਿਹ ਠਾ ਸਿੰਘ ਨਿਕਸਿਯੋ ਆਇ ਕੈ। ੬। 
ਨਿਰਖਿ ਸਿੰਘ ਕੌ ਰੂਪ _ਤਰੁਨਿ ਤ੍ਰਾਸਿਤ ਭਈ। 
ਲਪਟਿ _ਲਲਾ ਕੇ ਕੰਠ ਭਏ ਅਬਲਾ _ਗਈ। 

ਢੀਠ _ਕੁਅਰ ਧਨੁ _ਤਨ੍ਯੋ ਨ __ਤਨਿਕ ਆਸਨ ਡਿਗ੍ਯੋ। 
ਹੋ ਹਨ੍ਯੋ ਸਿੰਘ ਤਿਹ ਠੌਰ _ਬਿਸਿਖ ਬਾਕੋਂ ਲਗ੍ਯੋ। _੭। 
ਮਾਰਿ ਸਿੰਘ ਰਾਖਿਯੋ ਤਿਹ _ਭਜ੍ਯੋ ਬਨਾਇ ਕੈ। 
ਆਸਨ _ਚੁੰਬਨ _ਕਰੇ _ਤ੍ਰਿਯਹਿ _ਲਪਟਾਇ ਕੈ। 

ਭਾਤਿ ਭਾਤਿ ਤਿਹ _ਰਮਿਯੋ ਤਰੂਨਿ ਸੁਖ ਪਾਇ ਕਰ। 
ਹੋ ਬਿਨੁ ਦਾਮਨ ਅਬਲਾਹੂੰ ਰਹੀ ਬਿਕਾਇ ਕਰਿ। ੮। 
ਚਿਤ ਚਿੰਤਾ ਤ੍ਰਿਯ ਕਰਹੀ ਇਸੀ ਸੰਗ ਜਾਇ ਹੋ। 
ਨਿਜੁ ਨਾਇਕ ਕੌ ਦਰਸੁ ਨ ਬਹੁਰ ਦਿਖਾਇ ਹੋ। 
ਤਾ ਤੇ ਕਛੁ ਚਰਿਤ੍ਰ ਸੋ ਐਸੇ ਕੀਜਿਯੈ। 

ਹੋ ਜਾ ਤੇ ਜਸਊ ਰਹੈ ਅਪਜਸ ਨ ਸੁਨੀਜਿਯੈ। ੯। 


ਚਰਿਤ੍ਰ ਪਾਖਿਆਨ €੬ 


ਬੀਰਜ ਕੇਤੁ ਨਾਂ ਦਾ ਇਕ ਸਮਝਦਾਰ ਰਾਜਾ ਸੀ (ਜੋ) ਸਾਰੇ ਸੰਸਾਰ ਵਿਚ ਪੁਸਿੱਧ ਸੀ। 

ਉਸ ਦੀ ਛਟ ਛੈਲ ਕੁਵਰਿ ਨਾਂ ਦੀ ਇਸਤਰੀ ਸੀ। (ਉਸ ਨੇ) ਮਨ, ਬਚ ਅਤੇ ਕਰਮ ਕਰ ਕੇ 
ਨੂੰ ਵਸ ਵਿਚ ਕੀਤਾ ਹੋਇਆ _ਸੀ।੧। 

ਇਕ ਦਿਨ ਰਾਜਾ ਸ਼ਿਕਾਰ ਖੇਡਣ ਚੜ੍ਹਿਆ ਅਤੇ ਆਪਣੇ ਨਾਲ (ਰਾਣੀ ਅਤੇ) _ਬਹੁਤ 

ਸਾਰੀਆਂ _ਦਾਸੀਆਂ ਲੈ ਲਈਆਂ। ਜਦ ਰਾਜਾ ਸੰਘਣੇ ਬਨ ਵਿਚ ਆ ਗਿਆ ਤਾਂ ਕੌਤਿਆਂ ਤੋਂ 

ਬਹੁਤ ਸਾਰੇ _ਹਿਰਨਾਂ ਨੂੰ _ਪਕੜਵਾਇਆ।੨। 

(ਰਾਜੇ ਨੇ) ਕਿਹਾ ਕਿ ਜਿਸ ਦੇ ਸਾਹਮਣੇ ਹਿਰਨ ਆ ਨਿਕਲੇ, _ਉਹੀ ਆਪਣਾ ਘੋੜਾ 
ਦੌੜਾਏ। (ਉਹੀ) ਪਹੁੰਚ ਕੇ ਉਸ ਦੇ ਸ਼ਰੀਰ ਉਤੇ ਜ਼ਖ਼ਮ ਲਗਾਏ ਅਤੇ (ਘੋੜੇ ਤੋਂ) ਡਿਗ 
ਪੈਣ ਤੋਂ ਬਿਲਕੁਲ ਨ _ਡਰੇ।੩। 

%#ਤਾਲ਼ 


ਰਾਜੇ ਦੀ ਇਸਤਰੀ ਦੇ _ਸਾਹਮਣਿਓ' ਇਕ _ਹਿਰਨ ਆ ਨਿਕਲਿਆ। ਰਾਣੀ ਘੋੜਾ ਭਜਾ 
ਕੇ (ਉਸ ਦੇ) ਪਿਛੇ ਧੈ ਗਈ। ਹਿਰਨ ਭਜਦਾ ਹੋਇਆ ਕਈ ਕੋਹ ਨਿਕਲ _ਗਿਆ। ਇਕ 
(ਕਿਸੇ ਹੋਰ) ਰਾਜੇ ਦਾ ਪੁੱਤਰ (ਹਿਰਨ ਨੂੰ _ਭਜਦਿਆਂ) ਵੇਖ ਕੇ ਦੌੜ _ਪਿਆ।੪। 

ਘੋੜੇ ਨੂੰ ਚਾਬਕਾਂ ਮਾਰਦਾ ਹੋਇਆ (ਉਥੇ) ਜਾ ਪਹੁੰਚਿਆ ਅਤੇ ਹਿਰਨ ਨੂੰ _(ਨਿਸ਼ਾਣਾ 
ਬੰਨ੍ਹ ਕੇ) ਇਕ ਹੀ ਤੀਰ ਮਾਰ ਦਿੱਤਾ। ਇਸ ਚਰਿਤ੍ਰ ਨੂੰ ਵੇਖ ਕੇ ਰਾਣੀ (ਉਸ ਨਾਲ) ਅਟਕ 
ਗਈ। (ਉਸ ਦੇ ਪ੍ਰੇਮ ਦੇ) ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਡਿਗ _ਪਈ।੫। 


ਫਿਰ ਉਹ ਇਸਤਰੀ ਸੂਰਮੇ ਵਾਂਗ ਹੋਸ਼ ਵਿਚ ਆ ਕੇ ਉਠ ਕੇ ਖੜੀ ਹੋ ਗਈ ਅਤੇ 
ਘਾਇਲ ਵਾਂਗ _ਡੋਲਦੀ ਹੋਈ ਸੱਜਣ ਕੋਲ ਚਲੀ _ਗਈ। _ਘੋੜਿਆਂ ਤੋਂ ਉਤਰ ਕੇ ਉਥੇ ਦੋਹਾਂ 
ਨੇ ਰਮਣ _ਕੀਤਾ। ਉਦੋਂ ਤਕ ਉਸ ਥਾਂ ਤੇ (ਇਕ) ਸ਼ੇਰ ਆ ਨਿਕਲਿਆ।੬। 


ਸ਼ੇਰ ਦੇ ਰੂਪ ਨੂੰ ਵੇਖ ਕੇ ਇਸਤਰੀ ਭੈਭੀਤ ਹੋ ਗਈ ਅਤੇ ਆਪਣੇ ਪ੍ਰੀਤਮ ਦੇ _ਗਲ 
ਨਾਲ _ਲਿਪਟ _ਗਈ। ਦ੍ਰਿੜ੍ਹ ਹੋ ਕੇ ਕੁੰਵਰ ਨੇ _ਧਨੁਸ਼ ਨੂੰ _ਖਿਚਿਆ ਅਤੇ ਜ਼ਰਾ ਜਿੰਨਾ ਵੀ 
ਸਥਿਤੀ ਤੋਂ ਨ ਡੋਲਿਆ ਅਤੇ ਬਾਂਕੇ (ਕੁੰਵਰ) ਨੇ ਤੀਰ ਨਾਲ ਸ਼ੇਰ ਨੂੰ ਉਸੇ ਥਾਂ ਉਤੇ ਮਾਰ 
ਦਿੱਤਾ।੭। 

ਸ਼ੇਰ ਨੂੰ ਮਾਰ ਕੇ ਉਥੇ ਰਖਿਆ ਅਤੇ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ। ਇਸਤਰੀ ਨਾਲ 
ਲਿਪਟ ਕੇ ਆਸਣ ਅਤੇ ਚੁੰਬਨ ਲਏ। ਇਸਤਰੀ ਨੇ ਵੀ ਸੁਖ ਪੂਰਵਕ ਉਸ _ਨਾਲ ਭਾਂਤ ਭਾਂਤ 
ਦਾ ਰਮਣ ਕੀਤਾ ਅਤੇ ਬਿਨਾ ਦੰਮਾਂ ਹੀ ਉਹ ਇਸਤਰੀ ਵਿਕ ਗਈ।੮। 


ਇਸਤਰੀ ਨੇ ਮਨ ਵਿਚ ਸੋਚਿਆ ਕਿ (ਹੁਣ) ਇਸ ਨਾਲ ਹੀ ਚਲੀ ਜਾਵਾਂ ਅਤੇ 
ਆਪਣੇ ਪਤੀ ਨੂੰ ਫਿਰ ਸ਼ਕਲ ਨ ਵਿਖਾਵਾਂ। ਇਸ ਲਈ ਕੁਝ _ਚਰਿਤੁ _ਅਜਿਹਾ ਕੀਤਾ ਜਾਏ 
ਜਿਸ ਨਾਲ ਜਸ ਕਾਇਮ ਰਹੇ ਅਤੇ ਅਪਜਸ _ਨ ਸੁਣਨਾ ਪਵੇ।੯। 


ਹੋ ਸਾਸਤੁ _ਸਿੰਮ੍ਤਿ ਅਰੁ ਬੇਦ ਭੇਦ ਐਸੇ ਕਹੈ। _੧੧। 


ਚੱਪਲਾਂ 


ਤਾ ਕੌ ਤਰੁਨ ਸੰਗ ਲੈ ਗਯੋ। ਭਾਤਿ ਭਾਤਿ ਕੈ ਭੋਗਤ ਭਯੋ। 


ਇਨ ਜੜ ਕਛੁ ਨ ਬਾਤ ਲਹਿ ਲਈ। ਜਾਨੀ _ਡੂਬਿ ਚੰਚਲਾ ਗਈ। _੧੨। ੧। 
/ਏਂਤਾ ਹਾੰ ਲਾਂ ੫ਖ੍ਹਯਲਾਨੇ /$ੈਯਾ ਲਾਰਤ੍ਹੇ ਮੰਨੀ ਭੂਪ ਸੰਭਾਦੇ ਲੋਟ ਐਂ ਅਨਤ ਗਾਨਤ _ਸਨਖਤਮਆ 


ਡਾ ਨਭਨਆ ਸਤੁ/ ੨੩੮/ ੪8੫5/ ਆਫਲੁੰ/ 


ਹਾਰਾ 
ਸਹਿਰ ਸਿਰੌਜ ਬਿਖੈ ਹੁਤੋ ਰਾਜਾ _ਸੁਭੂ _ਸਰੂਪ। 
ਕਾਮ ਕੇਲ ਮੈ ਅਤਿ ਚਤੁਰ ਨਰ ਸਿੰਘ ਰੂਪ ਅਨੂਪ। ੧। 
ਚੱਖਣਾੰ 
ਤਾ ਕੇ ਚਾਰਿ ਪੁਤ੍ਰ ਸੁਭ _ਕਾਰੀ। ਸੂਰਬੀਰ ਬਾਕੋ _ਹੰਕਾਰੀ। 
ਰਾਨੀ ਔਰ ਬ੍ਰਯਾਹਿ ਜੋ _ਆਨੀ। ਸੋਊ ਗਰਭਵਤੀ ਹ੍ਹੈ ਬ੍ਯਾਨੀ। _੨। 
ਏਕ ਪੁਤ੍ਰ ਤਾਹੂ ਕੋ _ਭਯੋ। _ਰਾਨੀ ਬੀਰ ਮਤੀ ਤਿਹ ਜਯੋ। 
ਬ੍ਯਾਘੂ ਕੇਤੁ ਤਿਹ ਨਾਮ ਧਰਤ ਭੇ। ਦਿਜਨ ਦਰਿਦੂ ਖੋਇ ਕੈ ਕੈ ਭੇ। ੩। 


ਚਾਰੋ_ਪੁਤੂ ਰਾਜ ਅਧਿਕਾਰੀ। ਇਹੈ ਸੋਕ ਅਬਲਾ ਕੇ _ਭਾਰੀ। 
ਜੋ ਕੋਊ ਉਨ ਚਾਰੋਂ ਕੋ _ਘਾਵੈ। ਤਬ ਸੁਤ ਰਾਜ ਪਾਚਵੌ _ਪਾਵੈ। ੪। 


ਜੇਸਟ ਪੁਤ੍ਰ ਤਨ ਮਨੁਖ _ਪਠਾਯੋ। ਯੌ _ਕਹਿਯਹੁ _ਤੁਹਿ ਰਾਇ ਬੁਲਾਯੋ। 
ਰਾਜ ਕੁਅਰ ਆਵਤ ਜਬ ਭਯੋ। ਤਬ ਹੀ ਮਾਰਿ ਕੋਠਰੀ ਦਯੋ। ੫। 


ਇਹੀ ਭਾਤਿ ਤੇ ਦੁਤਿਯ ਬੁਲਾਯੋ। ਵਹੀ ਖੜਗ ਭੇ ਤਾ ਕਹ ਘਾਯੋ। 
ਇਹੀ ਭਾਤਿ ਤਿਨ ਦੁਹੂੰ _ਬੁਲੈ ਕੈ। ਭਾਰਤ ਭਈ ਭੋਹਰੇ ਘੈ ਕੈ। ੬। 


ਚਰਿਤ੍ਰ ਪਾਖਿਆਨ ੯੧ 


(ਉਸ ਨੇ) ਇਕ ਸਖੀ ਨੂੰ ਸਾਰਾ ਭੇਦ ਸਮਝਾ ਕੇ ਕਿਹਾ ਕਿ ਜਾ ਕੇ (ਰਾਜੇ ਨੂੰ) ਕਹੀਂ ਕਿ 
ਹਿਰਨ (ਦਾ ਪਿਛਾ ਕਰਦੀ ਹੋਈ) ਰਾਣੀ ਡੁਬ (ਮੋਈ) ਹੈ। ਗੱਲ ਸੁਣ ਕੇ ਸਖੀ ਉਧਰ ਨੂੰ ਚਲੀ 
ਗਈ ਅਤੇ ਜੋ ਕੁਝ ਰਾਣੀ ਨੇ ਉਸ ਨੂੰ ਕਿਹਾ ਸੀ, (ਉਹ) ਖ਼ਬਰ ਰਾਜੇ ਨੂੰ ਪਹੁੰਚਾ ਦਿੱਤੀ।੧0। 


(ਰਾਣੀ) ਆਪ ਤਾਂ ਕੁੰਵਰ ਦੇ ਨਾਲ ਸੁਖ ਪੂਰਵਕ ਚਲੀ ਗਈ, _ਪਰ ਰਾਜਾ _ਰਾਣੀ 
ਡੁਬਣ ਦੀ ਗੌਲ ਸੁਣ ਕੇ ਸਿਰ ਨੀਵਾਂ ਕਰ ਕੇ ਰਹਿ ਗਿਆ। ਇਸਤਰੀਆਂ ਦੇ ਚਰਿਤੁ 
ਕੋਈ ਮਰਦ ਨਹੀਂ ਜਾਣ _ਸਕਦਾ। ਇਹ ਭੇਦ (ਦੀ ਗੱਲ) ਸ਼ਾਸਤੁ, _ਸਮ੍ਿਤੀਆਂ ਅਤੇ ਵੇਦ 
ਇਸੇ ਤਰ੍ਹਾਂ ਕਹਿੰਦੇ _ਹਨ।੧੧। 


9; ੧੨੨ ੮੧੭ 


ਚੱਪਾਣ 

ਉਸ (ਇਸਤਰੀ) ਨੂੰ ਕੁੰਵਰ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਭਾਂਤ ਭਾਂਤ ਦੇ 
ਭੋਗ ਕਰਨ _ਲਗਾ। _ਇਸ ਮੂਰਖ (ਰਾਜੇ) ਨੇ ਕੁਝ ਵੀ ਗੱਲ ਨ ਸਮਝੀ ਅਤੇ ਇਹੀ ਜਾਣਿਆ 
ਕਿ ਇਸਤਰੀ ਡੁਬ _ਗਈ _ਹੈ।੧੨। 

/ਏਥੋਂ ਨੰ ਗਰੈਤ੍ਰੰਪ/#ਆਨ ਦੇ ਤੂੰਆ ਗੰਰੇਤ ਦੇ ਮੰਤ ਛੁਪ ਸੰਝਾਦ ਦੋ ੨੩੮ਵੇ' ਗੱਰੇਤ ਦੀ ਸਮਘਤ 

ਨ ਲਭ _ਹੰ/ _੨=੩੮/ ੪8੫5/ _ਚਲਦਾ/ 
ਦੰਹਰਾ 

ਸਿਰੌਜ ਨਗਰ _ਵਿਚ _ਇਕ _ ਸੁੰਦਰ _ਸਰੂਪ _ਵਾਲਾ _ਰਾਜਾ ਰਹਿੰਦਾ _ਸੀ। (ਉਹ) _ਕਾਮ- 
ਕੀੜਾ ਵਿਚ ਚਤੁਰ _ਅਤੇ _ਅਨੂਪਮ _ਸ਼ੇਰ-ਮਰਦ _ਸੀ।੧। 
ਚੱਪਲਾਂ 

ਉਸ ਦੇ ਸ਼ੁਭ ਕਰਨੀ ਵਾਲੇ ਚਾਰ ਪੁੱਤਰ ਸਨ ਜੋ _ਸ਼ੂਰਵੀਰ ਅਤੇ ਹੰਕਾਰੀ ਸਨ। _(ਰਾਜੇ 
ਨੇ) ਜੋ ਹੋਰ ਰਾਣੀ ਵਿਆਹ ਲਿਆਂਦੀ, ਉਹ _ਵੀ ਗਰਭਵਤੀ ਹੋਕੇ ਪ੍ਰਸੂਤਾ ਹੋਈ।੨। 

ਉਸ ਦੇ ਇਕ (ਹੋਰ) ਪੁੱਤਰ ਪੈਦਾ ਹੋਇਆ ਜਿਸ ਨੂੰ ਰਾਣੀ ਬੀਰ ਮਤੀ ਨੇ _ਜਨਮਿਆ। 
ਉਸ ਦਾ ਵਿਆਘੁ ਕੇਤੁ ਨਾਂ ਰਖਿਆ _ਗਿਆ। ਬ੍ਰਾਹਮਣਾਂ ਦੀ ਗ਼ਰੀਬੀ ਖਤਮ _ਕਰ ਦਿੱਤੀ 
ਗਈ (ਅਰਥਾਤ! ਉਨ੍ਹਾਂ `ਨੂੰ ਬਹੁਤ _ਦਾਨ _ਦਿੱਤਾ)।੩। 

(ਪਹਿਲੇ) ਚਾਰੇ ਪੁੰਤਰ ਰਾਜ _ਦੇ ਅਧਿਕਾਰੀ ਸਨ--(ਉਸ) ਇਸਤਰੀ (ਦੇ ਮਨ ਵਿਚ) 
ਇਹੀ ਬਹੁਤ ਵੱਡਾ ਦੁਖ ਸੀ। ਜੇ ਕੋਈ ਉਨ੍ਹਾਂ ਚੌਹਾਂ ਨੂੰ ਮਾਰ ਦੇਵੇ, ਤਦ ਹੀ ਪੰਜਵਾਂ ਪੁੱਤਰ 
ਰਾਜ ਪ੍ਰਾਪਤ ਕਰ ਸਕਦਾ _ਸੀ।੪। 

(ਉਸ ਨੇ) ਵੱਡੇ ਪੁੱਤਰ ਵਲ ਬੰਦਾ ਭੇਜਿਆ ਅਤੇ ਇਹ ਕਹਿ ਭੇਜਿਆ ਕਿ ਤੈਨੂੰ ਰਾਜੇ 
ਨੇ ਬੁਲਾਇਆ ਹੈ। ਜਦ ਰਾਜ ਕੁਮਾਰ ਆ ਗਿਆ ਤਦ (ਉਸ ਨੂੰ) ਮਾਰ ਕੇ ਕੋਠੜੀ ਵਿਚ 
ਸੁਟ ਦਿੱਤਾ।੫। 

ਇਸੇ _ ਤਰ੍ਹਾਂ (ਫਿਰ) ਦੂਜੇ 
ਦਿੱਤਾ। ਇਸੇ ਤਰ੍ਹਾਂ (ਬਾਕੀ) ਦੋਹਾਂ 


ਬੁਲਾਇਆ। _ਉਸੇ ਤਲਵਾਰ ਨਾਲ ਉਸ ਨੂੰ ਵੀ 
ਬੁਲਾ ਕੇ ਮਾਰ ਦਿੱਤਾ ਅਤੇ ਭੋਰੇ ਵਿਚ ਸੁਟ ਦਿੱਤਾ।੬। 


॥2੧੨ "੭੧੨ 


ਚੱਪਣਾ 
ਤਬ ਨ੍ਰਿਪ ਪੂਤ ਪੂਤ ਕਹਿ ਰੋਯੋ। ਸੁਧਿ ਸਭ ਛਾਡਿ ਭੂਮਿ ਪਰ ਸੋਯੋ। 
ਪਚਏ ਕਹ ਟੀਕਾ ਕਰਿ ਪਰਿਯੋ। ਭੇਦ ਅਭੇਦ ਜੜ ਕਛੂ ਨ __ਬਿਚਰਿਯੋ। _੧0। ੧। 


/ਏੰਤਾ ਸੀ ਗਾਰੜ੍ਹ ੫ਖ੍ਹਯਾਨੇ ਯਾ ਗਾਠਤੋ ਅੰਤਾਂ ਝੂਪ ਅੰਭਾਦੇ ਦੋਇ ਸੈਂ ਇਨਤਾਲੀਸ ਲਾਰੇਤ੍ਰ ਸਆਮਤਮ 
ਮਤ ਨਭ# ਸਤ) ੨੩੯੭ 88੬5/ ਅਫਹੀੰ/ 


ਦੰਹਰਾ 
ਦੇਸ _ਕਲਿੰਜਰ ਕੇ ਨਿਕਟ ਸੈਨ _ਬਿਚਛਨ _ਰਾਇ। 
ਸੀ ਰੁਚਿ ਰਾਜ ਕੁਅਰਿ ਤਰੁਨ ਜਾ ਕੀ ਅਤਿ ਸੁਭ ਕਾਇ। ੧। 
ਦੱਪਲ? 
ਸਪਤ ਔਰ _ਰਾਨੀ ਤਿਹ ਰਹਈ। _ਤਿਨਹੂੰ ਸੌ ਹਿਤ ਨ੍ਰਿਪ _ਨਿਰਬਹਈ। 
ਬਾਰੀ ਬਾਰੀ ਤਿਨੈ _ਬੁਲਾਵੈ। ਲਪਟਿ _ਲਪਟਿ ਕਰਿ ਭੋਗ _ਕਮਾਵੈ। ੨। 
ਸ੍ਰ 


ਰੁਚਿ ਰਾਜ ਕੁਅਰਿ ਜੋ _ਰਾਨੀ। ਸੋ _ਮਨ ਭੀਤਰ ਅਧਿਕ ਰਿਸਾਨੀ। 


ਮਨ ਮਹਿ ਕਹਿਯੋ ਜਤਨ ਕਿਯਾ _ਕਰਿਯੈ। ਜਾ ਤੇ ਇਨ ਰਨਿਯਨ ਕੌ _ਮਰਿਯੈ। ੩। 


%7ਤਲ 
ਪ੍ਰਥਮ _ਰਾਨਿਯਨ ਸੌ ਅਤਿ ਨੇਹ _ਬਢਾਇਯੋ। 
ਐਸੀ ਕਰੀ ਪਰੀਤਿ ਜੁ ਪਤਿ ਸੁਨਿ ਪਾਇਯੋ। 
ਧੰਨ੍ਯ _ਧੰਨ੍ਯ _ਰੁਚਿ ਰਾਜ _ਕੁਅਰਿ ਕਹ _ਭਾਖਿਯੋ। 
ਹੋਂ ਜਿਨ ਕਲਿ ਮੈ ਸਵਤਿਨ ਸੌ ਅਤਿ ਹਿਤ ਰਾਖਿਯੋ। ੪। 


ਨਦੀ _ਤੀਰ ਇਕ _ਰਚਿਯੋ ਤ੍ਰਿਨਾਲੈ ਜਾਇ ਕੈ। 
ਆਪ _ਕਹਿਯੋ __ਸਵਤਿਨ ਸੌ ਬਚਨ ਬਨਾਇ ਕੈ। 
ਸੁਨਹੁ ਸਖੀ ਹਮ ਤਹਾ ਸਕਲ ਮਿਲ ਜਾਇ ਹੈ। 


ਹੋ ਹਮ ਤੁਮ ਮਨ ਭਾਵਤ ਤਹ ਭੋਗ ਕਮਾਇ ਹੈ। ੫। 


ਚਰਿਤ੍ਰ ਪਾਖਿਆਨ ੯੩ 


ਪੁੱਤਰਾਂ ਨੂੰ ਮਾਰਿਆ ਅਤੇ ਫਿਰ _ਪਤੀ ਨੂੰ ਬੁਲਾ _ਲਿਆ। ਅੱਖਾਂ ਵਿਚੋਂ 
ਹੰਝੂ _ਕੇਰਦੀ ਹੋਈ ਨੇ ਇਸ ਤਰ੍ਹਾਂ ਬੇਨਤੀ ਕੀਤੀ।੭। ਹੇ ਰਾਜਨ! ਸੁਣੋ, ਤੁਹਾਡੇ ਦੋ ਪੁੱਤਰ ਰਾਜ 
ਦੀ ਪ੍ਰਾਪਤੀ ਲਈ (ਆਪਸ ਵਿਚ) ਲੜ ਮਰੇ _ਹਨ। (ਜਦੋਂ) ਉਹ ਜੂਝ ਕੇ ਧਰਤੀ ਉਤੇ ਡਿਗ 


ਤਦ ਰਾਜਾ 'ਪੁੌਤਰ ਪੁੱਤਰ” ਕਰ ਕੇ ਰੋਇਆ ਅਤੇ ਬੇਹੋਸ਼ ਹੋ _ਕੇ ਧਰਤੀ ਉਤੇ ਲੰਬਾ ਪੈ 
ਗਿਆ। ਪੰਜਵੇਂ ਦੇ ਹੱਥ ਵਿਚ _ਰਾਜ-ਤਿਲਕ _ਧੈ ਗਿਆ (ਭਾਵ) ਪੰਜਵੇਂ ਨੂੰ ਰਾਜ-ਤਿਲਕ ਦੇ 
ਦਿੱਤਾ ਗਿਆ) ਅਤੇ ਮੂਰਖ ਭੇਦ ਅਭੇਦ _ਦੀ ਗੱਲ ਨੂੰ ਕੁਝ ਨ ਸਮਝ _ਸਕਿਆ।੧0। 
ਏਥੋਂ ਸੰ ਗੰਰੇਤੁੰਪ/ਮਿਆਨ ਦੇ ਆ ਗਰੇੜੂ ਦੇ ਮੰਤ ਭੂਪ ਸਲਾਦ ਦੇ ੨੩੯੬ਵੇ' ਾਰੇੜ੍ਹ ਦੀ ਸਮਘਤ 
ਭਾ ਲਭ _ਹੈ/ _੨੩੯/ ੪8੬5/ ਚਲਟਾ/ 
ਦੰਹਰਾ 
ਕਲਿੰਜਰ _ਦੇਸ ਦੇ ਨੇੜੇ _ਬਿਚੌਂਛਨ ਸੈਨ _ਰਾਜਾ (ਰਾਜ ਕਰਦਾ ਸੀ)। ਉਸ ਦੀ ਅਤਿ 
ਸੁੰਦਰ ਸ਼ਰੀਰ ਵਾਲੀ ਪਤਨੀ _ਦਾ ਨਾਂ ਰੁਚਿ ਰਾਜ _ਕੁਅਰਿ _ਸੀ।੧। 
ਦੱਖਣ? 
ਉਸ ਦੀਆਂ ਸੱਤ ਹੋ _ਸਨ। ਉਨ੍ਹਾਂ ਸਾਰੀਆਂ ਨਾਲ ਰਾਜਾ ਪ੍ਰੇਮ _ਨਿਭਾਂਦਾ ਸੀ। 
ਨੂੰ ਲਿਪਟ _ਲਿਪਟ ਕੇ (ਉਨ੍ਹਾਂ ਨਾਲ) ਭੋਗ _ਕਰਦਾ 


ਪਹਿਲਾਂ ਤਾਂ ਉਸ ਨੇ (ਹੋਰਨਾਂ) ਰਾਣੀਆਂ ਨਾਲ _ਬਹਤੁ ਪ੍ਰੇਮ ਵਧਾਇਆ। (ਉਸ ਨੇ) 
ਅਜਿਹੀ ਪ੍ਰੀਤ ਕੀਤੀ ਕਿ ਰਾਜੇ ਨੇ ਵੀ ਸੁਣ ਲਿਆ। (ਉਸ ਨੇ) ਰੁਚਿ ਰਾਜ ਕੁਅਰਿ ਨੂੰ ਧੰਨ 
ਧੰਨ _ਕਿਹਾ ਜਿਸ ਨੇ _ਕਲਿਯੁਗ _ਵਿਚ ਆਪਣੀਆਂ ਸੌਂਕਣਾਂ ਨਾਲ ਬਹੁਤ ਅਧਿਕ _ਹਿਤ ਕੀਤਾ 
ਹੈ।੪। 

ਉਸ ਨੇ ਨਦੀ ਦੇ ਕੰਢੇ ਜਾ ਕੇ ਇਕ ਕੱਖਾਂ ਦਾ ਨਿਵਾਸ ('ਤ੍ਰਿਨਾਲੈ”) ਬਣਾਇਆ ਅਤੇ 


ਆਪ ਸੌਂਕਣਾਂ ਨੂੰ ਬਣ ਕੇ ਕਿਹਾ ਕਿ ਹੇ ਸਖੀਓ! ਸੁਣੋ, ਅਸੀਂ _ਸਾਰੀਆਂ ਉਥੇ ਮਿਲ ਕੇ 
ਜਾਵਾਂਗੀਆਂ ਮੈਂ ਅਤੇ ਤੁਸੀਂ _ਉਥੇ _ਮਨ ਚਾਹੇ _ਭੋਗ _ਕਰਾਂਗੀਆਂ।੫। 


ਸੀ _ਦਸਮ-ਗ੍ਰੰਥ _ਸਾਹਿਬ 


ਲੈ ਸਵਤਿਨ ਕੌ ਸੰਗ ਤ੍ਰਿਨਾਲੈ ਮੋ ਗਈ। 
ਰਾਜਾ ਪੈ ਇਕ ਪਠੈ ਸਹਚਰੀ ਦੇਤ ਭੀ। 
ਨਾਥ ਕ੍ਰਿਪਾ ਕਰਿ ਅਧਿਕ ਤਹੀ ਤੁਮ ਆਇਯੋ। 
ਹੋ _ਮਨ ਭਾਵਤ ਰਾਨਿਨ ਸੋ ਭੋਗ _ਕਮਾਇਯੋ। ੬। 
ਸਵਤਿ _ਸਖਿਨ ਕੇ ਸਹਿਤ ਤਹਾ ਸਭ _ਲ੍ਯਾਇ ਕੈ। 
ਰੋਕਿ ਦ੍ਰਾਰਿ ਪਾਵਕ ਕੌ ਦਯੋ ਲਗਾਇ ਕੈ। 
ਕਿਸੂ ਕਾਜ ਕੇ ਹੇਤ ਗਈ ਤ੍ਰਿਯ ਆਪੁ ਟਰਿ। 
ਹੋ ਇਹ ਛਲ ਸਭ ਰਾਨਿਨ ਕੌ ਦਿਯਾ ਜਰਾਇ ਕਰਿ। ੭। 
ਚੱਪਾਣ 
ਦੌਰਤ ਆਪੁ ਨ੍ਰਿਪਤਿ ਪਹ ਆਈ। ਰੋਇ ਰੋਇ ਬਹੁ ਬ੍ਰਿਥਾ ਜਤਾਈ। 
ਬੈਠੋ ਕਹਾ ਦੇਵ ਕੇ ਹਰੇ। ਤੋਰੇ ਹਰਮ ਆਜੁ ਸਭ ਜਰੇ। ੮। 


ਤੁਮ ਅਬ ਤਹਾ ਆਪੁ ਪਗੁ _ਧਾਰਹੁ। ਜਰਤ ਅਗਨਿ ਤੇ ਤ੍ਰਿਯਨ ਉਬਾਰਹੁ। 
ਬੈਠਨ ਸੌ ਕਛੂ ਹੇਤੁ ਨ ਕੀਜੈ। _ ਮੋਰੀ ਕਹੀ ਕਾਨ ਧਰਿ ਲੀਜੈ। ੯। 


ਵੈ ਉਤ ਜਰਤ ਤਿਹਾਰੀ ਨਾਰੀ। ਤੁਮ ਹੋ_ ਬੈਠ ਗਰਬ ਕਰਿ _ਭਾਰੀ। 
ਰਾਇ ਉਠਹੁ ਤਿਨ ਐਚ ਨਿਕਾਰਹੁ। _ਸਾਚ ਝੂਠ _ਮੁਰ ਬਚ ਨ _ਬਿਚਾਰਹੁ। _੧0। 


ਬੈਨ ਸੁਨਤ ਮੂਰਖ ਉਠਿ ਧਯੋ। ਭੇਦ ਅਭੇਦ ਨ ਪਾਵਤ ਭਯੋ। 
ਤਜਿ _ਬਿਲੰਬ _ਅਬਿਲੰਬ _ਸਿਧਾਰਿਯੋ। ਭਸਮ _ਰਾਨਿਯਨ _ਜਾਇ _ਨਿਹਾਰਿਯੋ। _੧੧। 


ਦੰਹਰਾ 
ਸਖਿਨ ਸਹਿਤ _ਸਵਤੈ ਜਰੀ ਜਿਯਤ ਨ _ਉਬਰੀ _ਕਾਇ। 
ਯਾ ਕੌ ਭੇਦ ਅਭੇਦ ਜੋ ਨ੍ਰਿਪਤਿ ਜਤਾਵੈ ਜਾਇ। ੧੨। ੧। 
/ਈਤਾ ਸੰ ਯਾਰਤ੍ਹਾ ਪਰ੍ਯਾਨੇ /ਤੇ੍‌ਆ ਲਾਰੇਤੂੰ ਨੰਦ ਡੂਪ ਨਾਦ ਦੋਇ ਸੌ ਝਾਲ ਯਾਰਤੂ ਗਮਪਤਨਾ 
ਮਤ ਨਭ#ਆ ਮਤੁ/_ ੨੪6/ 8੪8੭=/ ਅ%ਠਲੂੰ/ 
ਚੱਪਣਾ 
ਕਿਲਮਾਖਨ ਇਕ ਦੇਸ ਨ੍ਰਿਪਤਿ _`ਬਰ। _ਬਿਰਹ _ਮੌਜਰੀ ਨਾਰਿ ਤਵਨ _ਘਰ। 
ਅਧਿਕ _ਤਰੁਨਿ ਕੋ ਰੂਪ _ਬਿਰਾਜੈ। ਸੁਰੀ ਆਸੁਰਿਨ ਕੋ ਮਨ ਲਾਜੈ। _੧। 


ਸੁਭਟ ਕੇਤੁ ਇਕ _ਸੁਭਟ ਬਿਚਛਨ। ਜਾ ਕੇ ਬਨੇ _ਬਤੀ ਸੋ ਲਛਨ। 
ਰੂਪ ਤਵਨ ਕੋ ਲਗਤ _ਅਪਾਰਾ। _ਰਵਿਨ ਲਯੋ ਜਨੁ _ਕੋਟਿ _ਉਜਿਯਾਰਾ। _੨। 


ਚਰਿਤ੍ਰ ਪਾਖਿਆਨ ੯੫ 


(ਉਹ) ਸੌਂਕਣਾਂ ਨੂੰ ਲੈ ਕੇ ਕੱਖਾਂ ਦੇ ਨਿਵਾਸ ਵਿਚ ਗਈ ਅਤੇ ਰਾਜੇ ਪਾਸ ਇਕ ਦਾਸੀ 
ਭੇਜ ਦਿੱਤੀ ਕਿ ਹੇ ਨਾਥ! ਬਹੁਤ ਕ੍ਰਿਪਾ ਕਰ ਕੇ ਉਥੇ ਆਓ ਅਤੇ ਆ ਕੇ ਰਾਣੀਆਂ ਨਾਲ 
ਮਨ ਚਾਹੇ ਭੋਗ _ਕਰੋ।੬। 


ਸਭ _ਸੌਂਕਣਾਂ ਨੂੰ _ਦਾਸੀਆਂ ਸਮੇਤ ਉਥੇ ਲਿਆ ਕੇ ਅਤੇ ਦਰਵਾਜ਼ਾ ਬੰਦ ਕਰ _ਕੇ ਅੱਗ 
ਲਗਾ _ਦਿੱਤੀ। (ਉਹ) ਇਸਤਰੀ ਕਿਸੇ ਕੰਮ (ਦੇ ਬਹਾਨੇ) ਆਪ ਟਲ ਗਈ। ਇਸ ਛਲ ਨਾਲ 
ਸਾਰੀਆਂ ਰਾਣੀਆਂ ਨੂੰ ਸਾੜ _ਦਿੱਤਾ।੭। 


ਚੱਪਲਾਂ 


ਆਪ ਦੌੜ ਕੇ ਰਾਜੇ ਕੋਲ ਆਈ ਅਤੇ ਰੋ ਰੋ ਕੇ ਬਹਤੁ ਵਿਥਿਆ ਦਸੀ। ਹੇ ਦੈਵ ਦੇ 
ਮਾਰੇ! (ਇਥੇ) ਕਿਵੇਂ ਬੈਠੇ ਹੋ। _ਤੁਹਾਡਾ ਸਾਰਾ _ਹਰਮ ਅਜ ਸੜ ਗਿਆ ਹੈ।੮। 


ਤੁਸੀਂ ਹੁਣ ਆਪ ਉਥੇ ਚਰਨ _ਪਾਓ ਅਤੇ ਬਲਦੀ _ਔਗ ਵਿਚੋਂ ਇਸਤਰੀਆਂ ਨੂੰ _ਕਢੋ। 
ਹੁਣ ਇਥੇ ਬੈਠਣ ਨਾਲ ਕੁਝ ਹਿਤ ਨ ਕਰੋ ਅਤੇ ਮੇਰੀ ਗੱਲ ਕੰਨਾਂ ਵਿਚ ਪਾ ਲਵੋ।੯। 


ਉਧਰ ਤੁਹਾਡੀਆਂ ਇਸਤਰੀਆਂ _ਸੜ ਰਹੀਆਂ _ਹਨ ਅਤੇ ਤੁਸੀਂ ਇਥੇ ਹੈਂਕੜ ਨਾਲ 
ਡਟੇ ਬੈਠੇ ਹੋ। ਹੇ ਰਾਜਨ! ਉਠੋ ਅਤੇ ਉਨ੍ਹਾਂ ਨੂੰ ਖਿਚ ਕੇ ਬਾਹਿਰ ਕਢੋਂ। (ਮੈਂ) ਸੋਚ (ਕਹਿੰਦੀ 
ਹਾਂ), ਮੇਰੇ ਬੋਲਾਂ ਨੂੰ ਝੂਠ _ਨ ਸਮਝੋ।੧0। 

(ਰਾਣੀ ਦੇ) ਬੋਲ ਸੁਣ ਕੇ (ਉਹ) ਮੂਰਖ ਉਠ ਕੇ ਦੌੜ ਪਿਆ ਅਤੇ ਭੇਦ ਅਭੇਦ ਕੁਝ 
ਨ ਪਾ ਸਕਿਆ। ਦੇਰੀ ਨੂੰ ਤਿਆਗ ਕੇ ਬਿਨਾ ਢਿਲ ਕੀਤੇ ਚਲਾ ਗਿਆ ਅਤੇ ਰਾਣੀਆਂ ਦੀ 
ਭਸਮ ਨੂੰ ਜਾ _ਵੇਖਿਆ।੧੧। 


ਦੰਹਰਾ 


ਸਖੀਆਂ ਸਮੇਤ (ਸਾਰੀਆਂ) ਸੌਂਕਣਾਂ ਸੜ ਗਈਆਂ, ਕੋਈ ਵੀ ਜੀਉਂਦੀ ਨ _ਬਚੀ। ਇਸ 
(ਘਟਨਾ) ਦੇ (ਅਸਲ) ਭੇਦ ਅਭੇਦ ਨੂੰ ਭਲਾ ਰਾਜੇ ਨੂੰ ਜਾ ਕੇ ਕੌਣ ਦਸੇ।੧੨। 


/ਏਥੋਂ ਨੰ ਲਾਰਤੁੱਪ/ਸਆਨ ਦੇ ਤੁੰਆ ਲਾਠਤ ਦੇ ਆਹਾ ਭੂਪ ਸਭਾ ਦੇ ੨੪0੬ ਲਾਰਤ੍ਹ ਦੀ ਨਆਘਤੀ 
ਨਾ ਲਭ _ਹੰ/ _2860/ ੪&੭੨=/ ਚਲਟਾ/ 


ਜੱਪਣਾ 

ਕਿਲਮਾਖ _(ਤਾਤਾਰ) ਦੇਸ਼ ਦਾ ਇਕ ਉਤਮ ਰਾਜਾ _ਸੀ। ਉਸ ਦੇ ਘਰ ਬਿਰਹ ਮੰਜਰੀ 
ਨਾਂ ਦੀ ਇਸਤਰੀ _ਸੀ। ਉਸ ਇਸਤਰੀ ਦਾ ਬਹੁਤ ਸੁੰਦਰ ਰੂਪ ਸੀ (ਜਿਸ ਨੂੰ ਵੇਖ ਕੇ) 
ਦੇਵਤਿਆਂ ਅਤੇ ਦੈਤਾਂ ਦੀਆਂ ਇਸਤਰੀਆਂ ਮਨ _ਵਿਚ _ਸ਼ਰਮਾਉਂਦੀਆਂ _ਸਨ।੧। 

ਸੁਭਟ ਕੇਤੁ ਨਾਂ ਦਾ ਇਕ ਸੂਝਵਾਨ ਸੂਰਮਾ ਸੀ। ਉਸ ਵਿਚ ਬੱਤੀ ਸੌ ਸ਼ੁਭ ਗੁਣ _ਸਨ। 
ਉਸ ਦਾ ਸਰੂਪ ਅਪਰ ਅਪਾਰ _ਲਗਦਾ ਸੀ, ਮਾਨੋ ਸੂਰਜ ਨੇ ਉਸ ਤੋਂ ਬਹੁਤ ਅਧਿਕ ਰੌਸ਼ਨੀ 
ਲਈ ਹੋਵੇ।੨। 


ਬਿਰਹ _ਮੌਜਰੀ ਜਬ _ਵਹੁ ਪੁਰਖ _ਨਿਹਾਰਿਯੋ। 

ਬਿਰਹ ਬਾਨ _ਕਸਿ ਅੰਗ ਤਵਨ ਕੇ ਮਾਰਿਯੋ। 

ਬਿਰਹ _ਬਿਕਲ ਹੈ ਬਾਲ _ਗਿਰਤ ਭੀ ਭੂਮਿ ਪਰ। 

ਹੋ ਜਨੁਕ _ਸੁਭਟ ਰਨ ਮਾਹਿ _ਪੁਹਾਰਿਯੋ ਬਾਨ ਕਰਿ। ੩। 


ਪਾਂਚਿਕ _ਬੀਤੀ ਘਰੀ ਬਹੁਰਿ _ਜਾਗੂਤ _ਭਈ। 
ਨੈਨਨ ਸੈਨ ਬੁਲਾਇ _ਸਹਚਰੀ _ਢਿਗ _ਲਈ। 
ਤਾ ਕਹ ਚਿਤ ਕੀ ਬਾਤ ਕਹੀ ਸਮੁਝਾਇ ਕੈ। 
ਹੋ _ਤ੍ਯਾਗਹੁ ਹਮਰੀ ਆਸ ਕਿ ਮੀਤ ਮਿਲਾਇ ਦੈ। ੪। 


ਹੋ 
ਜੁ ਕਛੂ ਕੁਅਰਿ ਤਿਹ _ਕਹਿਯੋ ਸਕਲ _ਸਖਿ ਜਾਨਿਯੋ। 


ਬੈਠਿਯੋ ਜਹਾ ਪਿਯਰਵਾ ਸੇਜ _ਡਸਾਇ ਕੈ। 
ਹੋ ਇਸਕ ਮੰਜਰੀ ਤਹੀ ਪਹੁੰਚੀ ਜਾਇ ਕੈ। ੫। 


ਬੈਠਿਯੋ ਕਹਾ ਕੁਅਰ ਸੋ ਅਬੈ _ਪਗੂ _ਧਾਰਿਯੈ। 
ਲੂਟਿ _ਤਰੁਨਿ ਮਨ ਲੀਨੋ ਕਹਾ _ਨਿਹਾਰਿਯੈ। 
ਕਾਮ _ਤਪਤ ਤਾ ਕੀ _ਚਲਿ ਸਕਲ _ਮਿਟਾਇਲਯੈ। 
ਹੋ _ਕਹਿਯੋ _ਮਾਨਿ ਜਿਨਿ ਜੋਬਨ ਬ੍ਰਿਥਾ _ਬਿਤਾਇਯੈ। ੬। 


ਬੇਗਿ ਚਲੋ ਉਠਿ ਤਹਾ ਨ ਰਹੋ ਲਜਾਇ ਕੈ। 
ਬਿਰਹ _ਤਪਤ ਤਾ ਕੀ ਕਹ ਦੇਹੁ ਬੁਝਾਇ ਕੈ। 
ਰੂਪ ਭਯੋ ਤੌ ਕਹਾ ਐਠ ਨ ਪੁਰਮਾਨਿਯੈ। 

ਹੋ _ਧਨ ਜੋਬਨ ਦਿਨ ਚਾਰਿ ਪਾਹੁਨੋ _ਜਾਨਿਯੈ। _੭। 


ਯਾ ਜੋਬਨ ਕੌ ਪਾਇ ਅਧਿਕ ਅਬਲਨ ਕੌ _ਭਜਿਯੈ। 
ਯਾ ਜੋਬਨ ਕੌ ਪਾਇ ਜਗਤ ਕੇ ਸੁਖਨ ਨ _ਤਜਿਯੈ। 
ਜਬ ਪਿਯ ਹ੍ਹੈ ਹੋ ਬਿਰਧ ਕਹਾ ਤੁਮ ਲੇਹੁਗੇ। 


ਹੋ _ਬਿਰਹ _ਉਸਾਸਨ ਸਾਥ ਸਜਨ ਜਿਯ ਦੇਹੁਗੇ। ੮। 


ਯਾ ਜੋਬਨ ਕੌ ਪਾਇ ਜਗਤ ਸੁਖ _ਮਾਨਿਯੈ। 
ਯਾ ਜੋਬਨ ਕਹ ਪਾਇ ਪਰਮ ਰਸ ਠਾਨਿਯੈ। 
ਯਾ ਜੋਬਨ ਕਹ ਪਾਇ ਨੇਹ ਜਗ ਕੀਜਿਯੈ। 
ਹੋ _ਨਾਹਕ ਜਗ ਕੇ ਮਾਝ ਨ ਜਿਯਰਾ ਦੀਜਿਯੈ। ੯। 


ਨੇਹ ਬਿਨਾ ਨ੍ਹਿਪ ਹੈ ਹੈ ਗਏ _ਬਖਾਨਿਯੈ। 

ਖੜਗ ਦਾਨ ਬਿਨ ਕੀਏ ਨ ਜਗ ਮੈ ਜਾਨਿਯੈ। 
ਨੇਹ ਕ੍ਰਿਸਨ ਜੂ _ਕਿਯੋ ਆਜੁ ਲੌ _ਗਾਇਯੈ। 

ਹੋ _ਨਿਰਖਿ ਜਗਤ ਕੇ ਨਾਥ _ਨਾਰਿ ਨਿਹੁਰਾਇਯੈ। _੧0। 


ਚਰਿਤ੍ਰ ਪਾਖਿਆਨ ੯੭ 


੭%/=ਲ 


ਜਦ ਬਿਰਹ_ਮੰਜਰੀ ਨੇ ਉਸ ਪੁਰਸ਼ ਨੂੰ ਵੇਖਿਆ ਤਾਂ _ਬਿਰਹ ਨੇ (ਮਾਨੋ) ਉਸ ਦੇ ਸ਼ਰੀਰ 
ਵਿਚ ਕਸ ਕੇ ਬਾਣ ਮਾਰ ਦਿੱਤਾ ਹੋਵੇ। _ਬਿਰਹ ਨਾਲ ਵਿਆਕੁਲ ਹੋਕੇ ਇਸਤਰੀ ਧਰਤੀ 
ਉਤੇ ਡਿਗ _ਪਈ। _(ਇੰਜ ਲਗਦਾ _ਸੀ) ਮਾਨੋ _ਰਣ-ਭੂਮੀ ਵਿਚ _ਕੋਈ ਸੂਰਮਾ _ਬਾਣ ਲਗਣ 
ਨਾਲ ਡਿਗ ਪਿਆ ਹੋਵੇ।੩। 


ਪੰਜ ਕੁ ਘੜੀਆਂ ਬੀਤਣ ਉਪਰੰਤ (ਉਹ) ਹੋਸ਼ ਵਿਚ ਆਈ ਅਤੇ ਅੱਖ ਦੇ ਇਸ਼ਾਰੇ 
ਨਾਲ ਸਖੀ ਨੂੰ ਆਪਣੇ ਕੋਲ ਬੁਲਾ _ਲਿਆ। ਉਸ ਨੂੰ ਮਨ ਦੀ ਗੱਲ ਸਮਝਾ ਕੇ ਕਹਿ ਦਿੱਤੀ 
ਕਿ ਜਾਂ ਤਾਂ (ਮੈਨੂੰ) ਮਿਤਰ ਮਿਲਾ ਦੇ ਜਾਂ ਮੇਰੀ (ਜੀਉਣ ਦੀ) ਆਸ ਛਡ ਦੇ।੪। 

ਜੋ ਕੁਝ ਕੁੰਵਰੀ ਨੇ ਉਸ ਨੂੰ ਕਿਹਾ, ਉਹ ਸਾਰਾ ਸਖੀ ਨੇ ਸਮਝ _ਲਿਆ। (ਸਖੀ) ਉਥੋਂ 
ਚਲ ਕੇ ਉਥੇ ਪਹੁੰਚ ਗਈ ਜਿਥੇ ਪਿਆਰਾ ਸੇਜ _ਵਿਛਵਾ ਕੇ ਬੈਠਾ ਸੀ। ਇਸ਼ਕ ਮੌਜਰੀ ਵੀ 
ਉਥੇ _ਜਾ ਪਹੁੰਚੀ।੫। 


ਹੇ ਕੁੰਵਰ ਜੀ! ਇਥੇ ਬੈਠੇ ਕੀ ਕਰ ਰਹੇ ਹੋ, ਹੁਣੇ ਉਥੇ ਚਲੋ ਜਿਥੇ ਤੁਸੀਂ (ਇਕ) 
ਇਸਤਰੀ ਦਾ ਮਨ ਲੁਟ ਲਿਆ ਹੈ। (ਹੁਣ) ਕੀ ਵੇਖਦੇ ਹੋ। ਜਾ ਕੇ 
ਅਗਨੀ ਨੂੰ _ਬੁਝਾਓ। ਮੇਰਾ ਕਿਹਾ ਮੰਨੋ ਅਤੇ ਜੋਬਨ ਨੂੰ ਵਿਅਰਥ ਵਿਚ ਨ ਬੀਤਣ _ਦਿਓ।੬। 


ਜਲਦੀ ਉਠ ਕੇ ਉਥੇ ਚਲੋ ਅਤੇ ਸੈਕੋਚ ਨ _ਕਰੋ। ਉਸ ਦੀ ਬਿਰਹੋਂ ਨਾਲ ਤਪਦੀ ਦੇਹ 
ਨੂੰ ਸ਼ਾਂਤ ਕਰੋ। ਰੂਪ ਮਿਲ ਗਿਆ ਤਾਂ ਕੀ ਹੋਇਆ, (ਵਿਅਰਥ ਵਿਚ) ਐੱਠਣਾ ਨਹੀਂ ਚਾਹੀਦਾ 


ਕਿਉਂਕਿ ਧਨ ਅਤੇ ਜੋਬਨ ਚਾਰ ਦਿਨਾਂ _ਦੇ ਪ੍ਰਾਹੁਣੇ ਸਮਝਣੇ ਚਾਹੀਦੇ ਹਨ।੭। 


ਇਸ ਜੋਬਨ ਨੂੰ ਪ੍ਰਾਪਤ ਕਰ _ਕੇ ਬਹੁਤ ਸਾਰੀਆਂ ਇਸਤਰੀਆਂ ਨਾਲ ਭੋਗ ਕਰੋ। ਇਸ 
ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਦੇ ਸੁਖ ਨੂੰ ਨ ਛਡੋ। ਹੇ ਪਿਆਰੇ! ਜਦ ਬਿਰਧ ਹੋ ਜਾਓਗੇ, 
ਤਾਂ ਕੀ ਪ੍ਰਾਪਤ ਕਰੋਗੇ। ਹੇ ਸੱਜਣ! _ਬਿਰਹੋ' ਦੇ _ਹਾਹੁਕਿਆਂ ਨਾਲ ਜੀਵਨ ਖਤਮ _ਕਰ 
ਦਿਓਗੇਂ ।੮। 

ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ _ਦਾ ਸੁਖ ਮਾਣੋ। ਇਸ ਜੋਬਨ ਨੂੰ ਪ੍ਰਾਪਤ ਕਰ 
ਕੇ ਪਰਮ ਰਸ ਨੂੰ ਪ੍ਰਾਪਤ ਕਰੋ। ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਵਿਚ ਪ੍ਰੇਮ ਕਰੋ। 
ਜਗਤ _ਵਿਚ _ਵਿਅਰਥ _ਹੀ ਆਪਣੀ ਜਾਨ ਨਸ਼ਟ ਨ _ਕਰੋ।੯। 


ਪ੍ਰੇਮ ਤੋਂ ਬਿਨਾ ਜਗਤ ਵਿਚ ਕਿਤਨੇ ਹੀ ਰਾਜੇ ਹੋ ਗਏ ਦਸੇ ਜਾਂਦੇ ਹਨ। ਖੜਗ ਦਾ 
ਦਾਨ ਕੀਤੇ ਬਿਨਾ ਕੋਈ ਵੀ ਜਗਤ ਵਿਚ ਜਾਣਿਆ ਨਹੀਂ _ਜਾਂਦਾ। ਕ੍ਰਿਸ਼ਨ ਜੀ _ਨੇ ਪੇਮ ਕੀਤਾ 
ਸੀ ਜੋ ਹੁਣ ਤਕ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਜਗਤ _ਦਾ ਸੁਆਮੀ ਸਮਝ _ਕੇ ਗਰਦਨ 
('ਨਾਰਿ”) ਝੁਕਾਈ ਜਾਂਦੀ _ਹੈ।੧0। 


ਉਤ 
%੧/ ਹੂ 
ਹੂ” ਬੜ 
ਨ 
ਗੱ 


ਹੇ ਤਤ ਤੂ ਤੋ ਣੂੰ 

ਤੋ ਹੋ ਬੈ ਹੂ ਵੈ 3 3 
ਫੀ “ 
ਤੂੰ 


ਪਰਦੇਸਿਨ ਸੌ ਪ੍ਰੀਤਿ ਕਹੀ ਕਾਹੂੰ ਨਹਿ _ਕਰਨੀ। 
ਪਰਦੇਸਿਨ ਕੇ _ਸਾਥ _ਕਹੀ ਨਹਿ _ਬਾਤ _ਉਚਰਨੀ। 
ਪਰਦੇਸਿਨ ਤ੍ਰਿਯ _ਸਾਥ _ਕਹੋ_ਕ੍ਯਾ ਨੇਹ _ਲਗੈਯੈ। 
ਹੋ ਟੂਟਿ ਤਰਕ ਦੈ ਜਾਤ ਬਹੁਰਿ ਆਪਨ ਪਛੁਤੈਯੈ। _੧੭। 


ਪਰਦੇਸੀ ਪ੍ਰੀਤਿ ਕਰੀ ਏਕੈ ਪਲ _ਨੀਕੀ। 
ਪਰਦੇਸੀ ਸੌ ਬੈਨ ਭਲੀ ਭਾਖੀ ਹਸਿ ਹੀ ਕੀ। 
ਪਰਦੇਸੀ ਕੇ ਸਾਥ _ਭਲੋ _ਪਿਯ ਨੇਹ _ਲਗਾਯੋ। 
ਹੋਂ ਪਰਮ ਪ੍ਰੀਤਿ ਉਪਜਾਇ ਬ੍ਰਿਥਾ ਜੋਬਨ ਨ ਬਿਤਾਯੋ। _੧੮। 


ਸੌ 
ਸੌ 


ਹਮ ਸਾਹੁਨ ਕੇ ਪੂਤ ਦੇਸ ਪਰਦੇਸ ਬਿਹਾਰੈ। 

ਊਚ _ਨੀਚ ਕੋਊ ਹੋਇ ਸਕਲ _ਅਖਿਯਨਨ ਨਿਹਾਰੈ। 

ਕਹੋ ਕੁਅਰਿ ਹਮ ਸਾਥ ਨੇਹ ਕਰਿ ਕੈ ਕਸ ਕਰਿ ਹੋ। 

ਹੋ ਹਮ ਜੈਹੈ ਉਠਿ ਕਹੀ ਬਿਰਹ ਬਾਧੀ ਤੁਮ ਜਰਿ ਹੋ। ੧੯। 


ਰਾਨੀ ਘਾਚ 
ਹਮ ਨ ਤਜੈ ਪਿਯ ਤੁਮੈ ਕੋਟਿ ਜਤਨਨ ਜੋ ਕਰਿ ਹੋ। 
ਹਸਿ ਹਸਿ ਬਾਤ ਅਨੇਕ ਕਛੂ ਕੀ ਕਛੂ ਉਚਰਿ_ਹੌ। 
ਹਮ ਰਾਚੀ ਤਵ ਰੂਪ ਰੀਝਿ ਮਨ ਮੈ ਰਹੀ। 
ਹੋ _ਇਸਕ ਤਿਹਾਰੇ ਜਰੀ ਜੁਗਿਨਿ ਹੂਹੈ ਕਹੀ। ੨0। 


ਚਰਿਤ੍ਰ ਪਾਖਿਆਨ ਦਿ 


ਦੰਹਰਾ 


ਮਿਤਰ _ਦਾ ਮਧੁਰ ਸਰੂਪ ਚਿਤ ਵਿਚ ਵਸਿਆ ਜਾਣ ਕੇ ਫਿਰ ਕਢਿਆ ਨਹੀਂ ਜਾ 
ਸਕਦਾ। _(ਇਸ _ਲਈ) _ਨੇਤਰ ਰੰਗੀਨ (ਭਾਵ! ਲਾਲ) ਹੋ __ਗਏ _ਹਨ।੧੧। ਮਨ ਨੂੰ ਚੰਗੇ 
ਲਗਣ ਵਾਲੇ (ਮਿਤਰ) ਦੇ ਦੋਵੇਂ ਨੈਣ ਮਨ ਵਿਚ _ਆ ਚੁਭੇ _ਹਨ। _ਬਰਛਿਆਂ ਵਾਂਗ _ਅੰਦਰ 
ਦਾਖਲ ਹੋ ਗਏ ਹਨ, ਕੱਢੇ ਨਹੀਂ ਜਾ _ਸਕਦੇ।੧੨। ਪ੍ਰੀਤਮ ਦੇ ਨੈਣ ਸ਼ਿਕਾਰੀ ਹਨ ਅਤੇ ਮਨ 
ਵਿਚ ਆ ਕੇ ਵਸ ਗਏ ਹਨ, ਮਾਨੋ ਕਲੇਜਾ ਕਢ _ਲਿਆ ਹੋਵੇ, ਇਸ ਦਾ (ਮੇਨੂੰ) ਬਹੁਤ 
ਭਰੋਸਾ _ਹੈ।੧੩। ਪ੍ਰੀਤਮ ਦੇ ਨੈਣ ਕਰਤਾਰ ਨੇ ਪੰਘੂੜੇ ਵਜੋਂ ਬਣਾ ਰਖੇ ਹਨ ਜਿਸ ਵਿਚ ਸਾਡੇ 
ਵਰਗੇ _ਹਜ਼ਾਰਾਂ ਲੋਕ ਬੈਠ _ਕੇ ਝੂਲਦੇ ਰਹਿੰਦੇ _ਹਨ।੧੪। (ਪ੍ਰੀਤਮ ਦੇ) ਨੈਣ ਬੜੇ _ਰਸੀਲੇ 
ਅਤੇ ਰਸ ਨਾਲ ਭਰੇ ਹੋਏ ਹਨ ਅਤੇ (ਹਰ ਪ੍ਰਕਾਰ ਦੇ) ਰਸਾਂ ਦੀ ਝਲਕ ਦਿੰਦੇ _ਹਨ। 
ਇਸਤਰੀਆਂ ਦੇ ਚਿਤ ਨੂੰ ਚਮਕ _ਕੇ ਚੁਰਾ ਲੈਂਦੇ _ਹਨ।੧੫। 


ਸਰਨਾ 

ਸਾਰੇ ਸ਼ਰੀਰ ਵਿਚ ਪੀੜ _ਵਿਆਪਤ ਹੋਂ ਗਈ ਹੈ ਅਤੇ ਬਸਤ੍ਰਾਂ ਦੀ ਵੀ ਸੰਭਾਲ ਨਹੀਂ 
ਰਹੀ ਹੈ। ਪਿਆਰੇ ਦੇ ਪ੍ਰੇਮ ਦੀ ਪੀੜ ਕਰ ਕੇ ਜਲ ਦੀ ਥਾਂ (ਅੱਖਾਂ ਵਿਚੋਂ) ਲਹੂ ਚੋ ਰਿਹਾ 
ਹੈ।੧੬। 
%7ਤਲ 


(ਕੁਮਾਰ ਨੇ ਇਸਤਰੀ ਨੂੰ _ਕਿਹਾ--) _ਪਰਦੇਸੀਆਂ ਨਾਲ _ਕਦੇ ਕਿਸੇ ਨੂੰ ਪ੍ਰੀਤ ਨਹੀਂ 
ਕਰਨੀ _ਚਾਹੀਦੀ। _ਪਰਦੇਸੀਆਂ ਨਾਲ ਕਦੇ ਗੱਲ ਵੀ ਨਹੀਂ ਕਰਨੀ _ਚਾਹੀਦੀ। ਪਰਦੇਸੀ 
ਇਸਤਰੀ ਨਾਲ ਦਸੋ, ਭਲਾ ਕੀ ਪ੍ਰੇਮ ਕੀਤਾ ਜਾਏ। (ਕਿਉਂਕਿ ਉਹ) ਤੜਾਕ ਕਰ ਕੇ ਟੁੱਟ 


ਜਾਂਦਾ ਹੈ ਅਤੇ ਫਿਰ ਆਪ ਹੀ __ਪਛਤਾਣਾ ਪੈਂਦਾ _ਹੈ।੧੭। 


(ਅਗੋਂ ਇਸਤਰੀ ਉੱਤਰ ਦਿੰਦੀ ਹੈ--) ਪਰਦੇਸੀ ਨਾਲ ਇਕ _ਪਲ _ਲਈ ਕੀਤੀ ਪ੍ਰੀਤ 
ਵੀ ਚੰਗੀ ਹੈ। ਪਰਦੇਸੀ ਨਾਲ _ਚੰਗੀ ਤਰ੍ਹਾਂ ਹਸ ਕੇ ਗੱਲ ਕਰਨੀ ਉਤਮ ਹੈ। ਹੇ ਪ੍ਰਿਯ! 
ਪਰਦੇਸੀ ਨਾਲ ਕੀਤਾ ਪ੍ਰੇਮ ਚੰਗਾ ਹੈ। (ਇਸ ਲਈ _ਪਰਦੇਸਣ ਨਾਲ) ਬਹੁਤ ਪ੍ਰੇਮ ਪੈਦਾ ਕਰੋ 
ਅਤੇ ਜੋਬਨ ਬਿਰਥਾ _ਨ_ਗੁਜ਼ਾਰੋ।੧੮। 


(ਅਗੋਂ ਉਸ ਵਿਅਕਤੀ ਨੇ ਉੱਤਰ ਦਿੱਤਾ--) ਅਸੀਂ ਸ਼ਾਹਾਂ ਦੇ ਪੁੰਤਰ ਹਾਂ ਅਤੇ ਦੇਸ਼ 
ਵਿਦੇਸ਼ ਵਿਚ ਵਿਚਰਦੇ ਹਾਂ। ਉੱਚਾ ਜਾਂ _ਨੀਵਾਂ ਕੋਈ ਹੋਏ, ਸਭ ਨੂੰ ਔਖੀਆਂ ਨਾਲ ਵੇਖਦੇ ਹਾਂ। 
ਹੇ ਕੁੰਵਰੀ! ਦਸ, ਮੇਰੇ ਨਾਲ ਪ੍ਰੇਮ ਕਰ ਕੇ ਕੀ ਕਰੇਂਗੀ। ਅਸੀਂ ਉਠ ਕੇ ਕਿਤੇ ਚਲੇ ਜਾਵਾਂਗੇ 
ਅਤੇ (ਤ?) ਬਿਰਹੋਂ ਵਿਚ ਬੰਨ੍ਹੀ ਹੋਈ ਸੜਦੀ _ਰਹੇਂਗੀ।੧੯। 
ਰਾਣਾ ਨੇ /ਕਹਾ-- 

ਹੇ ਪਿਆਰੇ! ਮੈਂ ਤੈਨੂੰ ਨਹੀਂ ਛਡਾਂਗੀ, ਭਾਵੇਂ ਕਰੋੜਾਂ ਯਤਨ ਕਰ _ਲਵੋ। ਹੱਸ ਹੱਸ ਕੇ 
ਭਾਵੇਂ ਕੁਝ _ਦੀਆਂ ਕੁਝ _ਅਨੇਕ ਗੱਲਾਂ _ਕਰੋ। ਮੈਂ_ਤੇਰੇ ਰੂਪ ਵਿਚ ਮਗਨ ਹੋ ਕੇ ਮਨ ਵਿਚ 
ਪ੍ਰਸੰਨ ਹੋ_ਗਈ ਹਾਂ। ਤੇਰੇ ਇਸ਼ਕ ਵਿਚ ਸੜ ਕੇ ਕਿਤੇ ਜੋਗਣ ਹੋ ਗਈ ਹਾਂ।੨0। 


੧00 


ਸੀ _ਦਸਮ-ਗ੍ੂੰਥ _ਸਾਹਿਬ 


ਕਸਿ ਕਰਿ ਰਹੇ ਗੁਮਾਨ ਬੇਗਿ ਉਠਿ ਕੈ ਚਲੋ। 

ਹਾਰ _ਸਿੰਗਾਰ ਬਨਾਇ ਭੇਖ ਸਜਿ ਹੈ ਭਲੋ। 

ਜਾਨਤ ਹੈ ਸਖੀ ਆਜੁ ਜੁ ਪਿਯਹਿ ਨ ਪਾਇ ਹੈ। 

ਹੋ ਬੀਸ ਬਿਸ੍ਹੈ ਵਹੁ ਤਰੁਨਿ ਤਰਫਿ ਮਰਿ ਜਾਇ ਹੈ। ੨੧। 
ਸੁਨਤ _ਤਰੁਨਿ ਕੋ ਬਚਨ _ਕੁਅਰ ਮੋਹਿਤ ਭਯੋ। 

ਸਖੀ _ਜਿਤੈ ਲੈ ਗਈ ਚਲ੍ਯੋ _ਤਿਤ ਕੌ _ਗਯੋ। 

ਬਿਰਹ ਮੰਜਰੀ ਜਹ ਥੀ ਸਾਜ ਸੁਧਾਰਿ ਕੈ। 

ਹੋ ਨਿਜੁ ਹਾਥਨ _ਸੇਜਿਯਾ ਫੂਲਨ ਕਹ ਡਾਰਿ ਕੈ। ੨੨। 
ਲਏ ਗੁਰਜ ਕਹ ਹਾਥ _ਕੁਅਰ ਆਵਤ ਭਯੋ। 

ਭਾਤਿ _ਭਾਤਿ ਰਾਨੀ ਸੋ ਭੋਗ ਕਮਾਤ ਭਯੋ। 

ਚੌਰਾਸੀ ਆਸਨ ਦ੍ਰਿੜ _ਕਰੇ ਬਨਾਇ _ਕਰਿ। 

ਹੋ ਕਾਮ ਕਲਾ ਕੀ ਰੀਤ ਸੁ ਪ੍ਰੀਤ ਰਚਾਇ ਕਰ। ੨੩। 
ਤਬ ਲਗ ਤਾ ਕੌ ਨ੍ਰਿਪਤ ਨਿਕਸਿਯੋ ਆਇ _ਕਰ। 
ਕਰਿਯੋ ਗਦਾ ਕੋ ਘਾਇ ਸੁ ਕੁਅਰ ਰਿਸਾਇ ਕਰਿ। 
ਏਕ ਚੋਟ ਭੇ ਮਾਰਿ ਜਬੈ ਰਾਜਾ ਲਿਯੋ। 

ਹੋ ਤਬ ਅਬਲਾ ਤਿਨ ਚਰਿਤ ਕਹੋ ਜਿਹ ਬਿਧ _ਕਿਯੋ। ੨੪ 


ਗਿਰੇ ਮਹਲ ਕੇ ਤਰੇ ਨ੍ਰਿਪਤ ਕਹ ਡਾਰਿ ਕੈ। 
ਉਠੀ ਊਚ ਸੁਰ ਭਏ ਕੂਕ ਕਹ ਮਾਰਿ ਕੈ। 

ਕਰ ਕਰ ਰੋਦਨ ਅਧਿਕ ਧਰਨ ਗਿਰ ਗਿਰ ਪਰੀ। 
ਹੋ ਮਰਿਯੋ ਹਮਾਰੋ ਰਾਜ ਦੈਵ ਗਤਿ ਕਾ ਕਰੀ। ੨੫। 
ਮਰਿਯੋ ਨ੍ਰਿਪਤਿ ਸੁਨਿ ਲੋਗ ਪਹੂਚ੍ਯੋ ਆਇ ਕੈ। 
ਖੋਦਿ ਮਹਲ ਤੇ ਦੇਖੈ ਕਹਾ ਉਚਾਇ ਕੈ। 

ਟੂਟ ਟਾਟ ਸਿਰ ਗਯੋ _ਨ ਇਕ _ਅਸਤੁ ਉਬਰਿਯੋ। 
ਦੇਖਹੁ ਨਾਰਿ ਚਰਿਤੂ ਕਹਾ ਇਹ ਠਾ ਕਰਿਯੋ। ੨੬। 
ਧਾਮ ਤਰੇ _ਦਬਿ _ਮਰਿਯੋ ਸਭਨ ਨ੍ਰਿਪ ਜਾਨਿਯੋ। 
ਭੇਦ ਅਭੇਦ _ਨ _ਕਿਨਹੂੰ ਮੂੜ _ਪਛਾਨਿਯੋ। 

ਪਰਜਾ _ਪਟੁਕਨ _ਬਾਧਿ ਸਿਰਨ ਪਰ ਆਇ ਕੈ। 
ਹੋ ਰਾਨੀ ਨਿਤਪ੍ਰਤਿ ਭਜ੍ਯੋ ਮਿਤਰ ਸੁਖ ਪਾਇ ਕੈ। ੨੭। ੧। 


/ਛੰਤਾ ਹੀ ਲਾਰਤ੍ਹ ਘਲੂਯਾਨੋ /ਤੂਯਾ ਲਾਠੇੜ੍ਹਂ ਅੰਨੀ ਡੁਪ ਅੰਭਾਦੇ ਦੋਇ ਸੈਂ /£ਕਤਾਲੀਸ਼ ਲਾਰਤ੍ੂਹ ਸ਼ਮਪਤਨਾ 


ਡਾ ਲਭਮ ਸ੍ਤ/ ੨੬5/ ੪੫06/ ਆਫੜੰ/ 


ਚੱਪਲਾਂ 


ਸੁਭਟਾਵਤੀ ਨਗਰ ਇਕ _ਦਛਿਨ। _ਛਤੂ _ਕੇਤੁ _ਨ੍ਰਿਪ _ਰਾਜ _ਬਿਚਛਨ। 
ਰੂਪ ਮੰਜਰੀ ਤਾ ਕੀ ਰਾਨੀ। ਸੁੰਦਰਿ ਸਕਲ ਭਵਨ ਮੈ _ਜਾਨੀ। ੧। 


ਚਰਿਤ੍ਰ ਪਾਖਿਆਨ ੧0੧ 


ਕਿਸ ਲਈ ਇਤਨਾ ਗੁਮਾਨ ਕਰ ਰਹੇ ਹੋ, ਜਲਦੀ ਉਠ ਕੇ ਚਲੋ। _ਹਾਰ ਸ਼ਿੰਗਾਰ ਬਣਾ 
ਕੇ ਅਤੇ ਚੌਗੇ ਬਸਤ੍ਰ ਪਾ _ਲਵੋ। ਜਾਣਦੇ ਹੋ. ਜੇ ਅਜ ਸਖੀ ਪ੍ਰੀਤਮ ਨੂੰ ਪ੍ਰਾਪਤ ਨਹੀਂ ਕਰ 
ਸਕੇਗੀ, (ਤਾਂ) ਜ਼ਰੂਰ ਹੀ ਉਹ ਇਸਤਰੀ ਤੜਪ _ਕੇ ਮਰ _ਜਾਵੇਗੀ।੨੧। 


ਇਸਤਰੀ ਦੇ ਬਚਨ ਸੁਣ ਕੇ ਕੁੰਵਰ ਮੋਹਿਤ ਹੋ ਗਿਆ। ਜਿਧਰ ਨੂੰ ਸਖੀ ਲੈ ਗਈ, 
ਉਧਰ ਨੂੰ ਹੀ ਚਲਾ _ਗਿਆ। ਜਿਥੇ ਆਪਣੇ ਹੱਥਾਂ ਨਾਲ ਸੇਜ ਨੂੰ ਫੁੱਲਾਂ ਨਾਲ ਸਜਾ ਕੇ _ਬਿਰਹ 
ਮੰਜਰੀ ਸਜ _ਸੰਵਰ ਕੇ (ਬੈਠੀ ਹੋਈ) _ਸੀ।੨੨। 


ਹੱਥ ਵਿਚ ਗੁਰਜ (ਗਦਾ) ਲੈ ਕੇ ਕੁੰਵਰ ਉਥੇ ਆਇਆ ਅਤੇ ਤਰ੍ਹਾਂ ਤਰ੍ਹਾਂ ਨਾਲ ਰਾਣੀ 
ਨਾਲ _ਭੋਗ _ਕੀਤਾ। _ਚੌਰਾਸੀ ਆਸਣ ਚੰਗੀ ਤਰ੍ਹਾਂ _ਨਾਲ _ਕੀਤੇ ਅਤੇ _ਕਾਮ-ਕਲਾ ਦੀ ਰੀਤ ਨੂੰ 
ਪ੍ਰੀਤ ਨਾਲ _ਨਿਭਾਇਆ।੨੩। 


ਤਕ ਉਸ ਦਾ ਰਾਜਾ ਆ ਪਹੁੰਚਿਆ। ਕੁੰਵਰ ਨੇ ਗੁੱਸੇ ਨਾਲ ਗਦਾ ਦਾ ਵਾਰ ਕਰ 
ਕੇ (ਉਸ ਨੂੰ ਮਾਰ ਦਿੱਤਾ)। (ਉਸ ਨੇ) ਜਦ ਇਕ ਸਟ ਨਾਲ ਰਾਜਾ ਮਾਰ ਦਿੱਤਾ ਤਾਂ ਉਸ 
ਇਸਤਰੀ ਨੇ _ਕੀ ਚਰਿਤ੍ਰ ਕੀਤਾ, ਉਹ _ਦਸਦਾ _ਹਾਂ।੨੪। 


ਰਾਜੇ ਨੂੰ (ਇਕ) ਢਠੇ ਹੋਏ ਮੌਹਲ ਦੇ ਹੇਠਾਂ ਸੁਟ ਕੇ ਰਾਣੀ ਉੱਚੀ ਸੁਰ ਵਿਚ ਚੀਖਾਂ 
ਮਾਰਦੀ _ਉਠ _ਖੜੋਤੀ। _ਬਹੁਤ ਰੋਣਾ _ਧੋਣਾ _ਕਰ ਕੇ ਧਰਤੀ ਉਤੇ ਡਿਗ ਡਿਗ ਪਈ (ਅਤੇ 
ਕਹਿਣ _ਲਗੀ--) ਮੇਰਾ ਰਾਜਾ ਮਰ ਗਿਆ ਹੈ, ਹੇ ਦੈਵ! ਤੂੰ ਕੀ ਹਾਲ ਕੀਤਾ ਹੈ।੨੫। 


ਰਾਜੇ ਨੂੰ ਮਰਿਆ ਸੁਣ ਕੇ ਲੋਕੀਂ ਆ ਪਹੁੰਚੇ। ਮਹੱਲ ਨੂੰ ਪੁਟ ਕੇ ( 


ਰਾਜੇ ਨੂੰ) 
ਅਤੇ ਬਾਹਰ ਕਢਿਆ। (ਉਸ ਦਾ) ਸਿਰ ਟੁਟ ਫੁਟ ਗਿਆ ਸੀ ਅਤੇ ਇਕ ਹੱਡੀ ਵੀ 
ਨ ਬਚੀ ਸੀ। ਇਸਤਰੀ ਦਾ ਚਰਿਤਰ ਵੇਖੋ (ਉਸ ਨੇ) ਇਥੇ ਕੀ ਕੀਤਾ ਹੈ।੨੬। 


ਸਭ ਨੇ ਸਮਝ _ਲਿਆ ਕਿ ਰਾਜਾ ਮਹੱਲ ਹੇਠਾਂ ਦਬ ਕੇ ਮਰ ਗਿਆ ਹੈ। ਕਿਸੇ ਵੀ 
ਮੂਰਖ ਨੇ ਭੇਦ ਅਭੇਦ ਨੂੰ ਨ _ਪਛਾਣਿਆ। ਪਰਜਾ (ਅਫਸੋਸ ਪੁਗਟ ਕਰਨ ਲਈ) ਸਿਰ _ਉਤੇ 
ਪਟਕੇ ਬੰਨ੍ਹ _ਕੇ ਆ _ਗਈ। ਰਾਣੀ ਨੇ _ਹਰ ਰੋਜ਼ ਮਿਤਰ ਨਾਲ _ਸੁਖ _ਪੂਰਵਕ _ਰਤੀ-ਕ੍ਰੀੜਾ 
ਕੀਤੀ।੨੭। 


/ਏਥੋਂ ਸੰ ਯਾਰਤੁੰਪ/ਮਆਨ ਦੇ ਤਆ ਲਾਰਤ ਦੇ ਆਹੀਂ ਭੂਪ ਨੰਭਾਏ ਦੇ ੨#5ਵ' ਲਾਰੜ੍ਹ ਦੀ ਨਆਮਤਨ 
ੜੇ ਡਭ' ਹੈ? _255/ 8007/ ਚਲਦਾ? 


ਚੱਪਾਣ 

ਦੱਖਣ ਵਿਚ ਇਕ _ਸੁਭਟਾਵਤੀ ਨਾਂ ਦਾ ਨਗਰ _ਸੀ। (ਉਥੋਂ ਦਾ) ਰਾਜਾ ਛਤ੍ਰ _ਕੇਤੁ 
ਬਹੁਤ ਸੂਝਵਾਨ ਰਾਜਾ _ਸੀ। _ਉਸ ਦੀ ਰੂਪ ਮੌਜਰੀ ਨਾਂ ਦੀ ਰਾਣੀ ਸੀ ਜੋ ਸਾਰਿਆਂ ਲੋਕਾਂ 
ਵਿਚ ਸੁੰਦਰ ਸਮਝੀ ਜਾਂਦੀ _ਸੀ।੧। 


ਸੀ _ਦਸਮ-ਗੁੰਥ ਸਾਹਿਬ ਚਰਿਤ੍ਰ ਪਾਖਿਆਨ ੧0੩ 


%/ਤਲ ੭%/=ਲ 


ਅਧਿਕ ਨ੍ਰਿਪਤਿ ਕੇਂ ਰੂਪ ਜਗਤ ਮੈ ਜਾਨਿਯੈ। ਰਾਜੇ _ਦੀ ਸੁੰਦਰਤਾ ਸੰਸਾਰ ਵਿਚ ਬਹੁਤ _ਮੌਨੀ ਜਾਂਦੀ ਸੀ। _ਇੰਦਰ, ਚੰਦ੍ਰਮਾ, ਸੂਰਜ 


ਸੀ ਅਤੇ _ਕਾਮ _ਦੇਵ ਵਰਗਾ ਸਮਝਿਆ ਜਾਂਦਾ ਸੀ। ਜੋ ਇਸਤਰੀ ਉਸ ਵਲ ਅੱਖਾਂ ਭਰ ਕੇ ਵੇਖ 
ਵਿ ਲਾ ਲੈਂਦੀ, ਉਹ ਸਾਰੀ _ਲੋਕ-ਲਾਜ ਅਤੇ ਕੁਲ _ਦੀ _ਅਣਖ _ਭੁਲਾ _ਦਿੰਦੀ।੨। 
ਹੋ ਲੋਗ ਲਾਜ ਕੁਲ ਕਾਨਿ ਸੁ ਸਕਲ ਬਿਸਾਰਈ। ੨। 


ਇਕ _ਛਬਿ ਮਾਨ ਮੌਜਰੀ ਦੁਹਿਤਾ ਸਾਹੁ _ਕੀ। (ਉਥੇ) ਛਬਿ ਮਾਨ ਮੰਜਰੀ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਸੀ। (ਇੰਜ ਲਗਦੀ ਸੀ) 
ਜਾਨੁਕ ਜਗ ਕੇ ਮਾਝ ਪ੍ਰਗਟਿ ਛਬਿ ਮਾਹ ਕੀ। ਮਾਨੋ ਜਗ ਵਿਚ ਚੰਦੂਮਾ ('ਮਾਹ”) ਦੀ ਸੁੰਦਰਤਾ ਹੀ ਪ੍ਰਗਟ ਹੋ ਗਈ ਹੋਵੇ। ਛਤ੍ੁ _ਕੇਤੁ _ਰਾਜੇ 
ਛਤ੍ਹ _ਕੇਤੁ ਰਾਜਾ ਜਬ _ਤਵਨਿ ਨਿਹਾਰਿਯੋ। ਨੂੰ ਜਦ ਉਸ ਨੇ ਵੇਖਿਆ, (ਤਾਂ ਇੰਜ ਲਗਿਆਂ) ਮਾਨੋ ਕਾਮ ਦੇਵ ਨੇ _ਧਨੁਸ਼ ਖਿਚ ਕੇ ਬਾਣ 
ਹੋ ਜਾਨੁਕ _ਤਾਨਿ ਕਮਾਨ ਮਦਨ _ਸਰ _ਮਾਰਿਯੋ। _੩। ਮਾਰਿਆ ਹੋਵੇ।੩। 
ਨਿਰਖਿ ਨ੍ਰਿਪਤਿ ਕੋ ਰੂਪ ਮਦਨ ਕੇ ਬਸਿ ਭਈ। ਰਾਜੇ ਦਾ ਰੂਪ ਵੇਖ ਕੇ (ਉਹ) ਕਾਮ ਦੇ ਵਸ ਵਿਚ ਹੋ ਗਈ ਅਤੇ ਸਭ ਲੋਕ-ਲਾਜ ਤੇ 
ਲੋਕ ਲਾਜ ਕੁਲ _ਕਾਨਿ _ਬਿਸਰਿ ਸਭ ਹੀ ਗਈ। ਕੁਲ _ਦੀ ਮਰਯਾਦਾ ਭੁਲ _ਗਈ। _ ਬਿਰਹੋਂ ਦੇ _ਬਾਣ _ਨਾਲ ਵਿੰਨ੍ਹੀ ਹੋਈ ਹੈਰਾਨ ਰਹਿ _ਗਈ। 
ਬਧੀ ਬਿਰਹ ਕੇ ਬਾਨ ਰਹੀ ਬਿਸਮਾਇ ਕੈ। (ਇੰਜ ਪੁਤੀਤ ਹੋ ਰਿਹਾ ਸੀ) ਮਾਨੋ ਭੌਰਾ ਫੁਲ ਉਤੇ ਉਲਝਿਆ _ਪਿਆ ਹੋਵੇ।੪। 
ਹੋ ਜਨੁਕ ਫੂਲ ਪਰ ਭਵਰ _ਰਹਿਯੋ ਉਰਝਾਇ ਕੈ। ੪। 
ਪੁਥਮ ਨਿਿਪਤਿ ਕੋ _ਹੇਰਿ ਪਾਨ ਬਹੁਰੋ _ਕਰੈ। ਪਹਿਲਾਂ ਰਾਜੇ ਨੂੰ ਵੇਖਦੀ ਸੀ ਅਤੇ ਫਿਰ ਹੀ ਕੁਝ ਪੀਂਦੀ ਸੀ। (ਉਸ ਨਾਲ) ਨਜ਼ਰਾਂ ਚਾਰ 
ਰਹੈ ਚਖਨ ਕਰਿ ਚਾਰਿ ਨ ਇਤ ਉਤ ਕੌ_ਟਰੈ। ਕਰੀ ਰਖਦੀ ਸੀ ਅਤੇ ਇਧਰ ਉਧਰ ਨਹੀਂ ਹਟਾਉਂਦੀ ਸੀ। (ਉਹ) ਬਹੁਤ ਚਿਰ ਤਕ ਆਸ਼ਿਕ 
ਆਸਿਕ ਕੀ ਜ੍ਯੋ_ਠਾਢਿ ਬਹੁਤ ਹ੍ਹੈ ਚਿਰ ਰਹੈ। ਵਾਂਗ ਖੜੀ ਰਹਿੰਦੀ ਸੀ ਅਤੇ ਚਿਤ ਵਿਚ ਇਹ ਕਹਿੰਦੀ ਸੀ ਕਿ ਰਾਜਾ (ਕਿਸੇ ਤਰ੍ਹਾਂ) ਮੇਰੇ ਨਾਲ 
ਹੋ ਮੋਹ ਭਜੇ ਰਾਜ ਚਿਤ ਮੈ ਯੋ ਕਹੈ। ੫। ਸੰਯੋਗ _ਕਰੇ।੫। 
ਏਕ ਦਿਵਸ ਨ੍ਰਿਪ ਰਾਜ ਤਵਨਿ ਤ੍ਰਿਯ ਕੋ ਲਹਿਯੋ। ਇਕ ਦਿਨ ਰਾਜੇ ਨੇ ਉਸ ਇਸਤਰੀ ਨੂੰ ਵੇਖਿਆ ਅਤੇ ਚਿਤ ਵਿਚ ਸੋਚਿਆ ਕਿ ਇਹ 
ਮੁਹਿ ਉਪਰ ਅਟਕੀ ਤ੍ਰਿਯ ਯੌ ਚਿਤ ਮੈ ਕਹਿਯੋ। ਇਸਤਰੀ ਮੇਰੇ ਉਪਰ _ਅਟਕੀ ਹੋਈ ਹੈ। ਇਹ ਜੋ ਵੀ ਇੱਛਾ ਕਰੇ, ਉਹ ਪੂਰਨ _ਕਰ ਦੇਣੀ 
ਜੋ ਇਛਾ ਇਹ ਕਰੈ ਸੁ ਪੂਰਨ ਕੀਜਿਯੈ। ਚਾਹੀਦੀ ਹੈ। ਜੇ _ਰਤੀ-ਦਾਨ ਵੀ_ ਮੰਗੇ ਤਾਂ ਉਹ _ਵੀ ਦੇ ਦੇਣਾ ਚਾਹੀਦਾ _ਹੈ।੬। 
ਹੋ ਜੋ ਮਾਗੈ ਰਤਿ ਦਾਨ ਤੌ ਸੋਈ ਦੀਜਿਯੈ। ੬। 
ਚੱਪਣਾ ਜੱਪਣਾ 
ਇਹ ਸਭ ਬਾਤ ਨ੍ਰਿਪਤਿ ਪਹਿਚਾਨੀ। ਵਾ ਤ੍ਰਿਯ ਸੌ ਨਹਿ ਪ੍ਰਗਟ _ਬਖਾਨੀ। ਰਾਜੇ ਨੇ ਇਹ ਸਾਰੀ ਗੱਲ ਸਮਝ ਲਈ, ਪਰ ਉਸ ਉਸਤਰੀ ਨੂੰ ਸਾਫ਼ ਤੌਰ ਤੇ ਨ 
ਭੂਪਤਿ ਬਿਨੁ _ਅਬਲਾ _ਅਕੁਲਾਈ। _ਏਕ _ਸਹਚਰੀ ਤਹਾ _ਪਠਾਈ। _੭। ਦਸੀ। ਰਾਜੇ ਤੋਂ ਬਿਨਾ ਇਸਤਰੀ ਵਿਆਕੁਲ ਹੋ ਗਈ ਅਤੇ ਇਕ ਸਖੀ ਨੂੰ ਉਥੇ (ਰਾਜੇ ਕੋਲ) 
ਰਹ ਭੇਜ _ਦਿੱਤਾ।੭। 
ਹਮ ਬੇਧੇ ਤਵ ਬਿਰਹ ਨ੍ਰਿਪਤਿ ਬਰ। ਮੋਰਿ ਬਿਨਤਿ ਸੁਨਿ ਲੇਹੁ ਸੁਵਨਿ ਧਰਿ। ਹੇ ਸ੍ਰੇਸ਼ਠ ਰਾਜੇ! ਮੈਂ ਤਾਂ ਤੇਰੇ ਬਿਰਹੋਂ ਦੀ ਫੰਡੀ ਹੋਈ ਹਾਂ। ਮੇਰੀ ਬੇਨਤੀ ਕੰਨ ਧਰ ਕੇ 
ਲਪਟਿ _ਲਪਟਿ_ਮੋ_ਸੌ_ਰਤਿ ਕਰਿਯੈ। ਕਾਮ ਤਪਤਿ ਪਿਯ ਮੋਰ _ਨਿਵਰਿਯੈ। ੮। ਸੁਣ ਲਵੋ। ਮੇਰੇ ਨਾਲ _ਲਿਪਟ _ਲਿਪਟ _ਕੇ _ਰਤੀ-ਕ੍ਰੀੜਾ ਕਰੋ ਅਤੇ ਹੇ _ਪ੍ਰਿਯ! ਮੇਰੀ _ਕਾਮ- 
ਅਗਨੀ ਨੂੰ _ਬੁਝਾਓ।੮। 
ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਈ। ਪਤ੍ਰੀ ਤ੍ਰਿਯ ਪ੍ਰਤਿ ਬਹੁਰਿ _ਪਠਾਈ। ਜਦੋਂ ਰਾਜੇ ਨੇ ਇਸ ਤਰ੍ਹਾਂ ਸੁਣ ਲਿਆ ਤਾਂ ਫਿਰ ਇਸਤਰੀ _ਵਲ ਚਿੱਠੀ ਭੇਜ ਦਿੱਤੀ। 
ਜੌ ਤੂ ਪ੍ਰਥਮ ਨਾਥ ਕਹ ਮਾਰੈ। ਤਿਹ ਪਾਛੇ ਮੁਹਿ ਸਾਥ ਬਿਹਾਰੈ। ੯। (ਉਸ ਚਿੱਠੀ ਵਿਚ ਲਿਖਿਆ ਹੋਇਆ ਸੀ) ਜੇ ਤੂੰ ਪਹਿਲਾਂ ਆਪਣੇ ਪਤੀ ਨੂੰ ਮਾਰ ਦੇ (ਤਾਂ) 
ਉਸ ਪਿਛੋਂ ਮੇਰੇ ਨਾਲ _ਰਮਣ _ਕਰ।੯। 
ਜੁ ਕਛੁ ਕਹਿਯੋ ਤਿਹ ਨ੍ਰਿਪ ਸਮਝਾਈ। ਸੁ ਕਛੁ ਕੁਅਰਿ ਸੌ ਸਖੀ ਜਤਾਈ। ਉਸ ਨੂੰ ਰਾਜੇ ਨੇ ਜੋ ਕਹਿ ਕੇ ਸਮਝਾਇਆ, ਉਹ (ਸਭ) ਕੁਝ ਸਖੀ ਨੇ ਕੁੰਵਰੀ ਨੂੰ ਦਸ 
ਜੌ ਤੂ ਪੁਥਮ ਸਾਹੁ ਕਹ ਮਾਰੈ। ਤੌ ਰਾਜਾ ਕੇ ਸਾਥ _ਬਿਹਾਰੈ। ੧0। ਦਿੱਤਾ। ਜੇ ਤੂੰ ਪਹਿਲਾਂ ਸ਼ਾਹ (ਪਤੀ) ਨੂੰ ਮਾਰ ਦੇ, ਤਾਂ ਰਾਜੇ ਨਾਲ ਵਿਹਾਰ ਕਰ।੧0। 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਯੌ ਨ੍ਰਿਪ ਬਰ ਮੋ ਸੋ ਕਹਿਯੋ ਪ੍ਰਥਮ ਨਾਥ ਕੌ _ਘਾਇ। 
ਬਹੁਰਿ ਹਮਾਰੀ ਨਾਰਿ ਹ੍ਹੈ ਧਾਮ _ਬਸਹੁ ਤੁਮ ਆਇ। ੧੧। 
ਚੱਪਣਾ 
ਜਬ ਇਹ ਭਾਤਿ ਤਰੁਨਿ ਸੁਨਿ ਪਾਈ। ਚਿਤ ਕੈ ਬਿਖੈ ਇਹੈ ਠਹਰਾਈ। 
ਮੈ ਇਹ ਪ੍ਰਥਮ ਸਾਹ ਕੋ_ਮਾਰੌ। ਨ੍ਰਿਪ ਤ੍ਰਿਯ ਹ੍ਹੈ ਨ੍ਹਿਪ ਸਾਥ ਬਿਹਾਰੌ। ੧੨। 


ਵਾ ਰਾਜਾ ਕੌ ਧਾਮ ਬੁਲਾਇਸਿ। ਅਧਿਕ _ਮਾਨਿ _ਹਿਤ ਭੋਗ _ਕਮਾਇਸਿ। 
ਗਹਿ ਦ੍ਰਿੜ ਦੁਹੂੰ ਜਾਂਘ ਮਹਿ ਧਰੈ। ਲਪਟਿ ਲਪਟਿ ਤਾ ਸੋ ਰਤਿ ਕਰੈ। ੧੩। 


%7ਤਲ 
ਰਮਤ ਨ੍ਰਿਪਤਿ ਕੋ ਦੇਖਿ ਸਾਹੁ ਕੁਧਿਤ ਭਯੋ। 
ਗਹਿ _ਕਰਿ ਪਾਨ ਕ੍ਰਿਪਾਨ ਸਮੁਹਿ ਧਾਵਤ _ਭਯੋ। 
ਨਾਗਰਿ _ਕੁਅਰ ਅਧਿਕ ਮਨ ਕੋਪ ਬਿਚਾਰਿਯੋ। 
ਹੋਂ ਗਹਿਰ ਨਦੀ ਕੇ ਮਾਹਿ ਪਕਰਿ ਤਿਹ ਡਾਰਿਯੋ। _੧੪। 
ਦੱਪਲ? 
ਇਹ ਬਿਧਿ ਨਾਰਿ ਸਾਹੁ ਕਹ ਮਾਰਿਯੋ। ਆਪੁ ਰੋਇ ਸੁਰ ਊਚ ਪੁਕਾਰਿਯੋ। 


੮੨. 


ਦੈ ਦੈ ਮੂੰਡ ਭੂਮ ਪਰ ਮਾਰਿਯੋ। ਲੋਗਨ ਸੌ ਯੌ ਪ੍ਰਗਟ _ਉਚਾਰਿਯੋ। _੧੫। 


ਫਿਸਲ੍ਯੋ ਪਾਵ ਨਦੀ ਪਤਿ ਪਰੇ। _ਹਾਹਾ ਦੈਵ ਨ ਕਿਨਹੂੰ ਧਰੇ। 
ਤਰਿਯਾ ਹੁਤੇ ਨ ਮਰਤੇ ਬੂਡਿ ਕਰਿ। ਕਹ ਗਤਿ ਕੀਨ ਬਿਲੋਕਹੁ ਮੁਰ ਹਰਿ। ੧੬। 


ਹੋ ਕਿਸਹੂੰ ਫਿਰਿ ਮੁਖ ਨ ਦਿਥੈ ਹੋ। ਬੈਠਿ ਇਕਾਤ ਤਪਸ੍ਯਾ ਕੈ ਹੋ। 
ਯੌ _ਕਹਿ ਜਾਤ ਸਦਨ ਇਕ ਭਈ। ਰੈਨਿ ਪਰੇ ਨ੍ਰਿਪ ਕੇ ਗ੍ਰਿਹ ਗਈ। ੧੭। 


ਦੰਹਰਾ 
ਇਹ ਬਿਧਿ ਨ੍ਰਿਪ ਕੇ ਘਰ ਗਈ ਭਵਨ _ਕਿਵਾਰ ਚੜਾਇ। 
ਲੋਗ ਲਹੈ _ਤਪਸਾ ਕਰੈ ਸਦਨ ਨ ਬਦਨ ਦਿਖਾਇ। _੧੮। 


੭%#=ੜਲ 
ਨਿਜ ਨਾਇਕ ਕਹ ਮਾਰਿ ਨ੍ਰਿਪ ਕੇ ਘਰ ਗਈ। 
ਲੋਗ _ਲਥੈ ਗ੍ਰਿਹ ਮਾਝ _ਤਰੁਨਿ ਇਸਥਿਤ _ਭਈ। 
ਕਿਸੂ ਨਾਥ ਕੇ ਸੋਕ ਨ ਬਦਨ ਦਿਖਾਵਈ। 
ਹੋਂ ਬੈਠੀ ਗ੍ਰਿਹ ਕੇ ਮਾਝ ਗੁਬਿੰਦ ਗੁਨ ਗਾਵਈ। ੧੯। ੧। 
/ਇਤਾ ਸੰ ਯੰਰੇਤ੍ਹ ਪਲੁਲਾਨੋ /ਤ੍ਰੇਯਾ ਯਰਤ੍ਹੇ ਨੰ ਭੂਪ ਨੰਕਾਦੇ ਦੋਇ ਤੌਂ ਲੁਯਾਲਨ _ਲਾਰੇਤੂ _ਸਨਪਤਨਾ 
ਮਤ ਨਭ#ਆ ਸਤ) ੨੪੦/ ੪੫5੯7 %ਫ੍ਹੀ/ 


ਚਰਿਤ੍ਰ ਪਾਖਿਆਨ ੧0੫ 


ਦੰਹਰਾ 

ਮੈਨੂੰ ਸ੍ਰੇਸ਼ਠ ਰਾਜੇ ਨੇ ਇੰਜ ਕਿਹਾ ਹੈ ਕਿ ਪਹਿਲਾਂ ਪਤੀ ਨੂੰ ਮਾਰ ਦੇ ਅਤੇ ਫਿਰ ਮੇਰੀ 
ਪਤਨੀ ਬਣ ਕੇ ਤਤ: ਮੇਰੇ ਘਰ ਆ ਕੇ ਵਸ।੧੧। 
ਚੱਪਣਾ 

ਜਦ ਇਸ ਤਰ੍ਹਾਂ ਇਸਤਰੀ ਨੇ ਸੁਣ ਲਿਆ, (ਤਾਂ) ਮਨ ਵਿਚ ਇਹ ਠਾਣ ਲਿਆ ਕਿ 
ਪਹਿਲਾਂ ਮੈਂ ਇਸ ਸ਼ਾਹ ਨੂੰ ਮਾਰ ਦਿਆੰਗੀ ਅਤੇ ਫਿਰ ਰਾਜੇ ਦੀ ਪਤਨੀ ਬਣ ਕੇ ਉਸ ਨਾਲ 
ਰਮਣ ਕਰਾਂਗੀ।੧੨। 

(ਉਸ ਨੇ) ਉਸ ਰਾਜੇ ਨੂੰ ਘਰ ਬੁਲਾਇਆ ਅਤੇ ਬਹੁਤ _ਹਿਤ ਸਹਿਤ 
ਸੰਯੋਗ _ਕੀਤਾ। _(ਉਸ ਨੂੰ) ਦ੍ਰਿੜ੍ਹਤਾ ਨਾਲ ਪਕੜ ਕੇ ਦੋਹਾਂ ਟੰਗਾਂ ਵਿਚ _ਧਰ 
ਉਸ ਨਾਲ _ਲਿਪਟ _ਲਿਪਟ ਕੇ _ਕਾਮ-ਕ੍ਰੀੜਾ _ਕੀਤੀ।੧੩। 
੭%#=ੜਾਲ਼ 


ਉਸ _ਨਾਲ 
ਲਿਆ ਅਤੇ 


ਰਾਜੇ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਸ਼ਾਹ ਬਹੁਤ ਕ੍ਰੋਧਵਾਨ ਹੋਇਆ ਅਤੇ 
ਹੱਥ ਵਿਚ ਕ੍ਰਿਪਾਨ ਪਕੜ _ਕੇ ਸਾਹਮਣੇ ਆ ਡਟਿਆ। ਉਸ ਚਤੁਰ ਇਸਤਰੀ ਨੇ ਮਨ ਵਿਚ 
ਬਹੁਤ ਕ੍ਰੋਧ ਕੀਤਾ ਅਤੇ ਸ਼ਾਹ ਨੂੰ ਪਕੜ ਕੇ ਡੂੰਘੀ ਨਦੀ ਵਿਚ ਸੁਟ _ਦਿੱਤਾ।੧੪। 


ਜੱਪਣਾ 

ਇਸ ਤਰ੍ਹਾਂ ਉਸ ਇਸਤਰੀ ਨੇ ਸ਼ਾਹ ਨੂੰ ਮਾਰ ਦਿੱਤਾ ਅਤੇ ਆਪ ਰੋਂ ਕੇ ਉੱਚੀ ਸੁਰ ਵਿਚ 
ਪੁਕਾਰਿਆ। _ਸਿਰ ਨੂੰ ਧਰਤੀ ਉਤੇ ਪਟਕ _ਪਟਕ ਕੇ ਮਾਰਿਆ ਅਤੇ ਲੋਕਾਂ ਨੂੰ ਪ੍ਰਗਟ ਰੂਪ 
ਵਿਚ ਇਸ ਤਰ੍ਹਾਂ _ਕਿਹਾ--।੧੫। 

(ਮੇਰੇ) ਪਤੀ ਦਾ ਪੈਰ ਤਿਲਕਣ ਨਾਲ (ਉਹ) ਨਦੀ ਵਿਚ ਡਿਗ ਪਿਆ ਹੈ। ਹਾਇ 
ਹਾਇ ਦੈਵ। (ਉਸ ਨੂੰ) ਕਿਸੇ ਵੀ ਨਹੀਂ ਪਕੜਿਆ। ਜੇ ਤਾਰੂ ਹੁੰਦਾ (ਜਾਂ ਤਾਰੂ ਕੋਲ ਹੁੰਦੇ) 
ਤਾਂ ਡੁਬ ਕੇ ਨ ਮਰਦਾ। ਵੇਖੋ, ਪਰਮਾਤਮਾ ਨੇ ਮੇਰੀ ਕੀ _ਹਾਲਤ ਕਰ _ਦਿੱਤੀ ਹੈ।੧੬। 

(ਹੁਣ) ਮੈਂ ਫਿਰ ਕਿਸੇ ਨੂੰ ਵੀ ਮੁਖ ਨਹੀਂ ਵਿਖਾਵਾਂਗੀ ਅਤੇ ਇਕਾਂਤ ਵਿਚ ਬੈਠ ਕੇ 
ਤਪਸਿਆ ਕਰਾਂਗੀ। ਇਹ ਕਹਿ ਕੇ ਇਕ ਘਰ ਵਿਚ ਜਾ ਵੜੀ ਅਤੇ ਰਾਤ ਪੈਣ ਤੇ ਰਾਜੇ ਦੇ 
ਘਰ ਚਲੀ ਗਈ।੧੭। 
ਦੰਹਰਾ 


ਇਸ ਤਰ੍ਹਾਂ ਘਰ ਦੇ ਦਰਵਾਜ਼ੇ ਬੰਦ _ਕਜ਼ ਕੇ ਰਾਜੇ ਦੇ ਘਰ ਚਲੀ _ਗਈ। ਲੋਕੀਂ 
ਸਮਝਣ ਲਗੇ ਕਿ ਘਰ ਦੇ ਅੰਦਰ ਤਪਸਿਆ ਕਰ ਰਹੀ _ਹੈ ਅਤੇ (ਬਾਹਿਰ ਨਿਕਲ ਕੇ) ਮੂੰਹ 
ਨਹੀ ਦਿਖਾ _ਰਹੀ।੧੮। 
੭%#ਤੜਾਲ਼ 


ਆਪਣੇ ਪਤੀ ਨੂੰ ਮਾਰ ਕੇ ਰਾਜੇ ਦੇ ਘਰ _ਚਲੀ _ਗਈ। ਲੋਕੀਂ ਸਮਝਦੇ ਕਿ 
ਘਰ ਵਿਚ ਬੈਠੀ ਹੋਈ ਹੈ। ਪਤੀ ਦੇ ਦੁਖ ਕਾਰਨ ਕਿਸੇ ਨੂੰ ਮੂਹ ਨਹੀਂ ਦਿਖਾ ਰਹੀ ਹੈ। ਘਰ 
ਵਿਚ ਬੈਠ ਕੇ ਗੋਬਿੰਦ ਦਾ ਗੁਣ ਗਾਨ ਕਰ ਰਹੀ _ਹੈ।੧੯। 


/ਏਥੋਂ ਸੰ ਲਾਠਤੁੱਪ/ਨਆਨ ਦੇ ਤੁੰਆ ਲਾਠਤ ਦੇ ਅੰਤਾਂ ਭੂ ਅੰਭਾਦ ਦੇ ੨੪੨ਵ' ਲਾਰਤ੍ਹ ਦੀ ਨਆਪਤੀ 
ਭਾ ਲਭ _ਹੰ/ _2੪੨/ 8#੫5੯/ ਚਲਟਾ/ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਸੁਘਰਾਵਤੀ ਨਗਰ ਇਕ ਸੋਹੈ। _ਸੁਘਰ ਸੈਨ ਰਾਜਾ ਤਹ ਕੋ _ਹੈ। 
ਚਿਤੁ _ਮੌਜਰੀ ਤਾ ਕੀ _ਰਾਨੀ। ਜਾਨੁਕ _ਛੀਰ ਸਿੰਧੁ _ਮਥਿ _ਆਨੀ। ੧। 


ਦੰਹਾਰਾ 
ਚਾਰਿ ਸਵਤਿ ਤਾ ਕੀ ਰਹੈ ਸਸਿ ਕੀ ਸੋਭ ਸਮਾਨ। 
ਇੰਦੂ ਕੇਤੁ ਤਿਨ ਕੋ _ਤਨੁਜ ਰਵਿ ਕੇ ਰੂਪ ਪ੍ਰਮਾਨ। ੨। 
ਚਿਤੂ _ਮੰਜਰੀ ਬਾਮ ਕੇ ਪੁਤ ਏਕ ਗ੍ਰਿਹ ਨਾਹਿ। 
ਤਾਹਿ ਚਿਤੈ ਚੌਗੁਨ ਚਧੈ ਸੋਚਿ ਪਚੈ ਮਨ ਮਾਹਿ। ੩। 
ਸੋਤਨੀਨ ਕੌ ਸੁਤ ਸਹਿਤ ਅਤਿ ਪ੍ਰਤਾਪ _ਲਖਿ _ਨੈਨ। 
ਬੁਡੀ ਸੋਚ ਸਰ ਮੈ ਰਹੈ ਪ੍ਰਗਟ ਨ ਭਾਖੈ ਬੈਨ। ੪। 


ਚੱਪਾਣ? 
ਪ੍ਰੀਤਿ ਨ੍ਰਿਪਤਿ ਕੀ ਜਾਨੀ। ਪੁਤ੍ਰ ਰਹਤ ਸੋਊ ਪਹਿਚਾਨੀ। 
ਅਧਿਕ ਪ੍ਰੀਤਿ ਉਪਜਾਈ। ਹਿਤੂ ਜਾਨਿ ਕਰਿ ਕਰੀ ਬਡਾਈ। ੫। 


ਵਹੁ ਰਾਜ ਕੁਅਰ ਗ੍ਰਿਹ ਆਵੈ। _ਬਿਖਿ ਭੋਜਨ ਲੈ ਤਾਹਿ ਖਵਾਵੈ। 

ਤੈ ਖੋਇ ਤਵਨ ਕੌ ਡਾਰਿਯੋ। ਆਪੁ ਨ੍ਰਿਪਤਿ ਸੌ ਜਾਇ ਉਚਾਰਿਯੋ। ੬। 
ਦੰਹਰਾ 

ਗਾੜੋਂ ਅਮਲੀ ਨ ਹੁਤੋ _ਗਾੜ ਰਹੈ _ਹਠਵਾਨ। 

ਸੋਫੀ ਥੋਂ_ਤ੍ਰਿਯ ਕਹਤ ਲੌ ਪਲ ਮੈ ਤਜੈ ਪਰਾਨ। ੭। 
ਦੱਪਣ? 

ਤ੍ਰਿਯ ਚਿਤ ਅਧਿਕ ਸੋਕ ਕਰਿ ਭਾਰੋ। ਉਠਤ _ਗਿਰਤ ਪਤਿ ਭਏ ਉਚਾਰੋ। 

ਥਰਥਰ _ਕਰਤ ਕਹੈ ਨਹਿ ਆਵੈ। ਤਊ ਬਚਨ _ਤੁਤਰਾਤ ਸੁਨਾਵੈ। ੮। 


ਕਹੋ ਤੁ ਨ੍ਰਿਪ ਇਕ ਬੈਨ ਸੁਨਾਊ। ਰਾਜ ਨਸਟ ਤੇ ਅਧਿਕ ਡਰਾਊ। 
ਭਾਨ ਛਟਾ ਤਵ ਸੁਤ ਬਿਖਿ ਦ੍ਯਾਈ। ਤਾ ਤੇ ਮੈ ਧਾਵਤ ਹਯਾ ਆਈ। ੯। 


ਮੇਰੋ ਨਾਮੁ ਨ ਤਿਹ ਕਹਿ ਦੀਜੈ। ਨਿਜੁ ਸੁਤ ਕੀ ਰਛਾਊ ਕੀਜੈ। 
ਜੌ ਸੁਨਿ ਭਾਨ ਛਟਾ ਇਹ ਜਾਵੈ। ਚਿਤ ਕੌ ਹਿਤ ਹਮ ਸੋ ਬਿਸਰਾਵੈ। ੧0। 


ਸੁਨਤ ਬਚਨ _ਉਠਿ ਨ੍ਰਿਪਤਿ _ਸਿਧਾਰਾ। ਮ੍ਰਿਤਕ ਪੂਤ _ਛਿਤ _ਪਰਿਯੋ _ਨਿਹਾਰਾ। 
ਰੋਵੈ ਲਾਗ ਅਧਿਕ ਦੁਖ _ਪਾਇਸਿ। ਦੈ ਦੈ ਪਾਗ _ਧਰਨਿ _ਪਟਕਾਇਸਿ। _੧੧। 


ਚਰਿਤ੍ਰ ਪਾਖਿਆਨ ੧02 


ਚੱਪਾਣ 

ਸੁਘਰਾਵਤੀ ਨਾਂ ਦਾ ਇਕ ਨਗਰ _ਸੀ। ਉਸ ਦਾ ਰਾਜਾ ਸੁਘਰ ਸੈਨ ਸੀ। ਚਿਤ੍ਰ _ਮੰਜਰੀ 
ਉਸ ਦੀ ਰਾਣੀ ਸੀ। (ਉਹ ਇਤਨੀ ਸੋਹਣੀ ਸੀ) ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਲਿਆਉਂਦੀ 
ਹੋਵੇ।੧। 


ਕੇਤੁ (ਨਾਂ ਦਾ ਇਕ) ਪੁੱਤਰ ਸੀ ਜੋ ਸੂਰਜ ਦੇ ਰੂਪ ਵਰਗਾ ਸੀ।੨। ਪਰ ਚਿਤ੍ਰ ਮੰਜਰੀ 
ਇਸਤਰੀ ਦੇ ਘਰ ਇਕ ਵੀ ਪੁੱਤਰ ਨਹੀਂ ਸੀ। ਉਸ (ਸੌਂਕਣ ਦੇ ਪੁੱਤਰ ਨੂੰ) ਵੇਖ ਵੇਖ ਕੇ 
(ਜਾਂ ਯਾਦ ਕਰ _ਕਰ ਕੇ) ਚੌਗੁਣਾ ਖਿਝਦੀ ਸੀ ਅਤੇ ਸੋਚ ਸੋਚ ਕੇ ਮਨ ਵਿਚ ਸੜਦੀ 
ਰਹਿੰਦੀ ਸੀ। ੩। ਸੌਂਕਣਾਂ ਨੂੰ ਪੁੱਤਰ ਸਹਿਤ ਬਹੁਤ ਪ੍ਰਤਾਪ ਵਿਚ ਅੱਖਾਂ ਨਾਲ ਵੇਖ ਕੇ ਚਿੰਤਾ 
ਦੇ ਸਮੁੰਦਰ ਵਿਚ ਡੁੱਬੀ ਰਹਿੰਦੀ ਪਰ ਕਿਸੇ ਨਾਲ ਖੁਲ੍ਹ ਕੇ _ਗੌਲ ਨ _ਕਰਦੀ।੪। 


ਚੱਪਾਣ 

(ਉਸ ਨੇ) ਜਿਸ ਨਾਲ ਰਾਜੇ ਦੀ ਪ੍ਰੀਤ 
ਬਿਨਾ _ਪਛਾਣਿਆ। ਉਸ _ਨਾਲ ਅਧਿਕ ਪੀਤ ਪ੍ਰਗਟ ਕੀਤੀ ਅਤੇ 
ਕੀਤੀ।੫। 

ਜਦ ਉਹ ਰਾਜ ਕੁਮਾਰ ਘਰ ਵਿਚ 
ਖਵਾਇਆ। _ਉਸ ਨੂੰ ਜਾਨੋ ਮਾਰ ਦਿੱਤਾ ਅਤੇ ਨੂ 
ਦੰਹਰਾ” 

ਉਹ (ਰਾਜ ਕੁਮਾਰ) ਪੱਕਾ ਅਮਲੀ ਨਹੀਂ ਸੀ ਜੋ ਤਕੜੇ _(ਅਮਲੀ ਵਾਂਗ ਨਸ਼ੇ ਨੂੰ) 
ਸਹਾਰਦਾ। ਇਸਤਰੀ ਨੇ ਕਿਹਾ ਕਿ _ਸੋਫ਼ੀ ਸੀ, ਇਸ ਲਈ ਪਲ ਵਿਚ ਪ੍ਰਾਣ ਤਿਆਗ ਦਿੱਤੇ।੭। 
ਚੱਪਾਣ 

(ਫਰੇਬਣ) ਇਸਤਰੀ ਨੇ ਚਿਤ ਵਿਚ ਬਹੁਤ ਅਧਿਕ ਦੁਖ ਮੰਨਾ ਕੇ ਡਿਗਦਿਆਂ 
ਉਠਦਿਆਂ ਪਤਿ ਪੁਤਿ ਕਿਹਾ--। ਥਰਥਰ ਕੰਬ ਰਹੀ ਸੀ, (ਕੁਝ) ਕਿਹਾ ਨਹੀਂ ਜਾ ਰਿਹਾ ਸੀ। 
ਇਸ ਲਈ ਤੋਤਲੇ ਬੋਲ _ਸੁਣਾਉਂਦੀ ਸੀ।੮। 

(ਉਸ ਨੇ ਰਾਜੇ ਨੂੰ ਕਿਹਾ--) ਹੇ ਰਾਜਨ! ਜੇ ਆਗਿਆ ਦਿਓ ਤਾਂ ਇਕ (ਸੈਕੇਤ ਦੀ) 
ਗੱਲ ਸੁਣਾਵਾਂ ਕਿਉਂਕਿ ਮੈਂ ਰਾਜ ਦੇ ਨਸ਼ਟ ਹੋਣ ਤੋਂ ਬਹੁਤ ਡਰਦੀ ਹਾਂ। _ਭਾਨ _ਛਟਾ ਨੇ 
ਤੁਹਾਡੇ ਪੁੱਤਰ ਨੂੰ ਜ਼ਹਿਰ ਦਿੱਤੀ ਹੈ, ਇਸ ਕਰ ਕੇ ਮੈਂ ਇਥੇ ਭਜਦੀ ਹੋਈ ਆਈ ਹਾਂ।੯। 

ਮੇਰਾ ਨਾਂ ਉਸ ਨੂੰ ਨ ਦਸਣਾ ਅਤੇ ਆਪਣੇ ਪੁੱਤਰ ਦੀ ਰਖਿਆ ਕਰੋ। ਜੇ ਭਾਨ ਛਟਾ 
ਇਹ ਸੁਣ ਲਵੇਗੀ (ਤਾਂ) ਮੇਰੇ ਨਾਲ _ਮਨ ਦੀ ਪ੍ਰੀਤ ਖ਼ਤਮ _ਕਰ _ਦੇਵੇਗੀ।੧0। 

(ਰਾਣੀ ਦੀ) ਗੌਲ ਸੁਣ ਕੇ ਰਾਜਾ ਚਲ ਪਿਆ ਅਤੇ ਮਰੇ ਹੋਏ ਪੁੱਤਰ ਨੂੰ ਧਰਤੀ ਉਤੇ 
ਪਿਆ _ਵੇਖਿਆ। (ਉਹ) ਬਹੁਤ ਦੁਖੀ ਹੋ ਕੇ ਰੋਣ ਲਗ ਗਿਆ ਅਤੇ ਪਗੜੀ ਨੂੰ ਚੁਕ ਚੁਕ 
ਕੇ ਧਰਤੀ ਉਤੇ ਪਟਕਾਉਣ _ਲਗਾ।੧੧। 


੧0੮ 


ਸੂਰ ਨ ਥੋ ਕੈਫੀ ਨ ਥੋ ਜਿਯਤ ਰਹੈ ਐਠਾਇ। 

ਭਖਤ _ਸੂਮ ਸੋਫੀ ਮਰਿਯੋ _ਬਿਖਹਿ ਨ _ਸਕਿਯੋ _ਪਚਾਇ। _੧੨। 

ਤਬ ਰਾਜਾ ਗਹਿ ਕੇਸ ਤੇ ਰਾਨੀ ਲਈ ਮੰਗਾਇ। 

ਸਾਚੁ ਝੂਠ _ਸਮਝਿਯੋ ਨ ਕਛੁ ਜਮ ਪੁਰ ਦਈ _ਪਠਾਇ। _੧੩। 

ਸੁਤ _ਮਾਰਿਯੋ _ਸਵਤਿਹ ਸਹਿਤ ਨ੍ਰਿਪ ਸੌ _ਕਿਯਾ ਪ੍ਯਾਰ। 

ਬੁਹਮ _ਬਿਸਨ ਲਹਿ ਨ ਸਕੈ ਤ੍ਰਿਯਾ ਚਰਿਤੁ _ਅਪਾਰ। _੧੪। 
ਰਾਨੀ ਲਾਲ 


ਰਾਜ ਨਸਟ ਤੇ ਮੈ ਡਰੀ ਸੁਨੁ ਮੇਰੇ ਪੁਰਹੂਤ। 
ਕਹਾ ਭਯੋ ਜੌ _ਸਵਤਿ ਕੋ ਤਊ ਤਿਹਾਰੋ _ਪੂਤ। ੧੫। 
ਚੱਪਣਾ 
ਜਬ ਇਹ ਭਾਤਿ ਰਾਵ ਸੁਨਿ ਪਾਵਾ। ਤਾ ਕੌ _ਸਤਿਵੰਤੀ ਠਹਿਰਾਵਾ। 
ਤਾ ਸੌ ਅਧਿਕ ਪ੍ਰੀਤਿ ਉਪਜਾਇਸਿ। ਔਰ _ਤ੍ਰਿਯਹਿ ਸਭ ਕੌ _ਬਿਸਰਾਇਸਿ। ੧੬। ੧। 


/ਏੱਤਾ ਨੀ ਗਾਰ _ਖਲੂਯਾਨੋ /ਤਰ੍‌ਯਾ ਲਾਰਤ੍ਹੇ ਅੰਤਾਂ ਭੂਖ ਅੰਭਾਏ ਦੋਇ ਸੌਂ ਤੌਤਾਲੀਨ ਲਾਰੇਤ੍ਰ ਨਆਮਤਨ 
ਡਾ ਸਭਨ ਸਤ/ _੨੪=/ #੫ਤ੫/ ਆਫਲਹੰ/ 


ਚੱਪਲਾਂ 


ਪਦਮ ਸਿੰਘ ਰਾਜਾ ਇਕ ਸੁਭ _ਮਤਿ। ਦੁਰਨਜਾਂਤ ਦੁਖ ਹਰਨ _ਬਿਕਟ _ਅਤਿ। 
ਬਿਕਰਮ _ਕੁਅਰਿ ਤਵਨ ਕੀ ਨਾਰੀ। ਬਿਧਿ ਸੁਨਾਰ ਸਾਂਚੇ ਜਨੁ _ਢਾਰੀ। ੧। 


ਸੁੰਭ ਕਰਨ ਤਾ ਕੌ ਸੁਤ ਅਤਿ _ਬਲ। _ਅਰਿ ਅਨੇਕ ਜੀਤੇ ਜਿਹ _ਦਲਿ ਮਲਿ। 
ਅਪੁਮਾਨ ਤਿਹ ਰੂਪ ਕਹਤ ਜਗ। _ਨਿਰਖਿ ਨਾਰਿ ਹ੍ਹੈ ਰਹਤ _ਥਕਿਤ ਮਗ। _੨। 


ਜਾਤ ਜਿਤੈ _ਰਿਤੁ ਪਤਿ ਜਿਮਿ ਭਯੋ। ਹੂਹੈ ਉਜਾਰਿ ਪਾਛੇ ਬਨ _ਗਯੋ। 
ਪੁਰ ਜਨ ਚਲਹਿ _ਸੈਗਿ ਉਠਿ ਸਬ ਹੀ। ਜਾਨੁਕ ਬਸੇ ਨਾਹਿ ਪੁਰ ਕਬ ਹੀ। ੩। 


ਜਿਤ ਜਿਤ ਜਾਤ _ਕੁਅਰ ਮਗ _ਭਯੋ। _ਜਾਨੁਕ _ਬਰਖਿ ਕ੍ਰਿਪਾਂਬੁਦ ਗਯੋ। 
ਲੋਗਨ ਨੈਨ ਲਗੇ ਤਿਹ ਬਾਟੈ। ਜਾਨੁਕ _ਬਿਸਿਖ ਅੰਮ੍ਰਿਤ ਕਹਿ ਚਾਟੈ। ੪। 


ਦੰਹਰਾ 
ਜਿਹ ਜਿਹ ਮਾਰਗ ਕੇ ਬਿਖੈ ਜਾਤ ਕੁਅਰ ਚਲਿ _ਸੋਇ। 
ਨੈਨ _ਰੈਗੀਲੋ ਸਭਨ ਕੇ ਭੂਮ _ਛਬੀਲੀ ਹੋਇ। _੫। 


ਚਰਿਤ੍ਰ ਪਾਖਿਆਨ ੧0੯ 


ਦੰਹਰਾ 


ਨ ਉਹ ਸੂਰਮਾ ਸੀ, ਨ ਅਮਲੀ ਸੀ ਕਿ ਡਟ ਕੇ ਜੀਉਂਦਾ ਰਹਿੰਦਾ। ਖਾਂਦਿਆਂ ਹੀ 
ਵਿਚਾਰਾ ਸੋਫ਼ੀ ਮਰ ਗਿਆ ਅਤੇ (ਅਮਲ ਦੀ) ਵਿਸ਼ ਨੂੰ ਪਚਾ ਨ __ਸਕਿਆ।੧੨। ਤਦ ਰਾਜੇ 
ਨੇ ਵਾਲਾਂ ਤੋਂ ਪਕੜ ਕੇ ਰਾਣੀ ਨੂੰ ਮੰਗਵਾ ਲਿਆ। ਸੋਚ ਝੂਠ ਕੁਝ ਵੀ ਨ ਸਮਝਿਆ ਅਤੇ 
(ਉਸ ਨੂੰ) ਜਮਪੁਰੀ ਵਿਚ ਭੇਜ ਦਿੱਤਾ।੧੩। ਸੌਂਕਣ ਸਮੇਤ ਪੁੱਤਰ ਨੂੰ ਮਾਰ ਦਿੱਤਾ ਅਤੇ ਰਾਜੇ 
ਨਾਲ ਪ੍ਰੇਮ ਕਰ _ਲਿਆ। ਇਸਤਰੀ ਦੇ ਅਪਾਰ ਚਰਿਤ੍ਰ ਨੂੰ _ਬੁਹਮਾ ਅਤੇ _ਵਿਸ਼ਣੂ ਵੀ ਨਹੀਂ 
ਸਮਝ _ਸਕੇ।੧੪। 


ਰਾਣਾ ਨੇ /ਕਹਾ-- 
ਹੇ ਮੇਰੇ ਇੰਦਰ ਦੇਵ ਸਮਾਨ ਪਤੀ! ਸੁਣੋ, ਰਾਜ ਦੇ ਨਸ਼ਟ ਹੋਣ ਤੋਂ ਮੈਂ ਡਰ ਗਈ। ਕੀ 


੨ 


ਹੋਇਆ ਜੋ ਸੋਂਕਣ ਦਾ (ਪੁਤਰ ਸੀ, ਫਿਰ ਵੀ) ਤੁਹਾਡਾ ਹੀ ਪੁੱਤਰ ਸੀ।੧੫। 
ਚੱਪਾਣ 

ਜਦ ਇਸ ਤਰ੍ਹਾਂ ਰਾਜੇ ਨੇ ਸੁਣਿਆ ਤਾਂ ਉਸ ਨੂੰ ਸਤਿਵੰਤੀ ਮੰਨ _ਲਿਆ। ਉਸ _ਨਾਲ 
ਅਧਿਕ ਪ੍ਰੇਮ _ਕੀਤਾ _ਅਤੇ _ਹੋਰ ਸਾਰੀਆਂ ਇਸਤਰੀਆਂ ਨੂੰ _ਭੁਲਾ _ਦਿੱਤਾ।੧੬। 


/ਏਥੋਂ ਸੰ ਲਾਠਤੁੱਪ/ਨਆਨ ਦੇ ਤੂੰਆ ਲਾਹੇਤ੍ਹ ਦੇ ਮੰਤ ਡੂਪ ਸੰਠਾਦ ਦੇ ੨੪=ਵ” ਗਾਰੜ੍ਹ ਦੀ ਨਆਘਤ 
ਸਭ ਡਭ ਹੈ? 2੪੫/ 8੫੩੫੭ ਚਲਦਾ? 


ਚੱਪਾਣ 
ਚੰਗੀ ਮਤਿ ਵਾਲਾ ਇਕ ਰਾਜਾ ਪਦਮ ਸਿੰਘ ਸੀ ਜੋ _ਦੁਰਜਨਾਂ ਨੂੰ ਖਤਮ ਕਰਨ ਵਾਲਾ, 
(ਪੂਜਾ ਦਾ) ਦੁਖ ਦੂਰ _ਕਰਨ _ਵਾਲਾ ਅਤੇ _ਬਹੁਤ ਭਿਆਨਕ _ਸੀ। ਬਿਕਰਮ _ਕੁਅਰਿ ਉਸ ਦੀ 
ਇਸਤਰੀ ਸੀ, ਮਾਨੋ _ਵਿਧਾਤਾ ਰੂਪੀ ਸੁਨਿਆਰੇ ਨੇ ਸੋਚੇ _ਵਿਚ _ਢਾਲੀ _ਹੋਵੇ।੧। 
ਕਰਨ ਨਾਂ ਦਾ ਉਨ੍ਹਾਂ ਦਾ ਅਤਿ ਬਲਵਾਨ ਪੁੱਤਰ ਸੀ ਜਿਸ ਨੇ ਅਨੇਕ ਵੈਰੀਆਂ ਨੂੰ 
ਦਲਮਲ ਕੇ ਜਿਤ ਲਿਆ ਸੀ। ਉਸ ਦਾ ਸਭ ਲੋਕ _ਅਨੂਪਮ ਰੂਪ ਕਹਿੰਦੇ ਸਨ। ਇਸਤਰੀਆਂ 
ਉਸ ਵੇਖ ਵੇਖ ਕੇ ਰਸਤੇ (ਵਿਚ _ਖੜੋਤੀਆਂ) _ਥਕ ਜਾਂਦੀਆਂ _ਸਨ।੨। 
ਜਿਥੇ ਜਾਂਦਾ ਬਸੰਤ _ਰੁਤ ਵਾਂਗ ਹੁੰਦਾ ਅਤੇ ਪਿਛੇ _ਉਜਾੜ _ਬਣ _ਜਾਂਦਾ। ਸਾਰੇ 
ਨਗਰ _ਵਾਸੀ ਉਸ ਨਾਲ ਤੁਰ ਪੈਂਦੇ। (ਇੰਜ ਪੁਤੀਤ ਹੁੰਦਾ) ਮਾਨੋ (ਉਹ) ਕਦੇ ਨਗਰ _ਵਿਚ 
ਵਸੇ ਹੋਣ 
ਜਿਸ 


ਕੁੰਵਰ ਲੰਘ ਜਾਂਦਾ, (ਇੰਜ ਲਗਦਾ) ਮਾਨੋ ਕ੍ਰਿਪਾ ਦੀਆਂ ਬੂੰਦਾਂ 
(ਔਖੀਆਂ ਰੂਪੀ) _ਬਾਣ _ਅੰਮ੍ਹਿਤ ਨੂੰ _ਚਟ ਰਹੇ ਹੋਣ।੪। 


੧੧0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਬ੍ਰਿਖ ਧੁਜ ਨਗਰ ਸਾਹ ਇਕ ਤਾ ਕੇ। ਨਾਗਰਿ ਕੁਅਰਿ ਨਾਰਿ ਗ੍ਰਿਹ ਜਾ ਕੇ। 
ਨਾਗਰਿ ਮਤੀ ਸੁਤਾ ਤਿਹ ਸੋਹੈ। ਨਗਰਨਿ ਕੇ ਨਗਰਕ ਕਹ _ਮੋਹੈ। ੬। 


ਤਿਨ ਵਹੁ ਕੁਅਰ ਦ੍ਰਿਗਨ ਲਹਿ _ਪਾਵਾ। _ਛੋਰਿ ਲਾਜ _ਕਹੁ ਨੇਹੁ _ਲਗਾਵਾ। 
ਮਨ ਮੈ ਅਧਿਕ ਮਤ ਹ੍ਹੈ ਝੂਲੀ। ਮਾਤ ਪਿਤਾ ਕੀ ਸਭ ਸੁਧਿ ਭੂਲੀ। ੭। 


ਜਵਨ ਮਾਰਗ ਨ੍ਰਿਪ ਸੁਤ _ਚਲਿ _ਆਵੈ। ਤਹੀ ਕੁਅਰਿ ਸਖਿਯਨ _ਜੁਤ ਗਾਵੈ। 
ਚਾਰੁ ਚਾਰੁ ਕਰਿ ਨੈਨ ਨਿਹਾਰੈ। ਨੈਨ ਸੈਨ ਦੈ ਹਸੈ ਹਕਾਰੈ। ੮। 


ਦੰਹਰਾ 
ਇਸਕ _ਮੁਸਕ ਖਾਸੀ ਖੁਰਕ _ਛਿਪਤ _ਛਪਾਏ ਨਾਹਿ। 
ਅੰਤ ਪ੍ਰਗਟ ਹੈ ਜਗ ਰਹਹਿ ਸ੍ਰਿਸਟਿ ਸਕਲ ਕੇ ਮਾਹਿ। ੯। 
ਦੱਪਲ? 
ਪ੍ਰਚੁਰ ਬਾਤ ਇਹ ਭਈ ਨਗਰ _ਮੈ। ਚਲਤ ਚਲਤ ਸੁ ਗਈ ਤਿਹ ਘਰ ਮੈ। 
ਤਹ ਤੇ ਹਟਕਿ ਮਾਤ ਪਿਤੁ _ਰਾਖੀ। ਕਟੁ ਕਟੁ ਬਾਤ ਬਦਨ ਤੇ ਭਾਖੀ। ੧0। 


ਰਾਖਹਿ ਹਟਕਿ ਜਾਨਿ ਨਹਿ ਦੇਹੀ। _ਭਾਤਿ ਭਾਤਿ ਸੋ ਰਛ ਕਰੇਹੀ। 
ਤਾ ਤੇ ਤਰੁਨਿ ਅਧਿਕ ਦੁਖ ਪਾਵੈ। ਰੋਵਤ ਹੀ ਦਿਨ ਰੈਨਿ ਗਵਾਵੈ। _੧੧। 


ਨੰਰਠਾ 


ਅਰੀ ਬਰੀ ਯਹ ਪ੍ਰੀਤਿ ਨਿਸੁ ਦਿਨ ਹੋਤ ਖਰੀ ਖਰੀ। 
ਜਲ _ਸਫਰੀ ਕੀ ਰੀਤਿ ਪੀਯ _ਪਾਨਿ ਬਿਛੂਰੇ ਮਰਤ। _੧੨। 


ਦੰਹਾਰਾ 
ਜੇ _ਬਨਿਤਾ ਬਿਰਹਿਨ ਭਈ ਪੰਥ _ਬਿਰਹ ਕੋ _ਲੇਹਿ। 
ਪਲਕ _ਬਿਥੈ ਪਿਯ ਕੇ ਨਿਮਿਤ ਪ੍ਰਾਨ ਚਟਕ ਦੈ ਦੇਹਿ। ੧੩। 
ਭਾਜੰਨਾ ਛੰਦ 
ਲਿਖੀ ਪ੍ਰੇਮ ਪਤ੍ਹੀ ਸਖੀ _ਬੋਲਿ _ਆਛੀ। _ਲਗੀ ਪ੍ਰੀਤਿ ਲਾਲਾ ਭਏ ਰਾਮ _ਸਾਛੀ। 
ਕਹਿਯੋ ਆਜੁ ਜੋ ਮੈ ਨ ਤੋ ਕੌ ਨਿਹਾਰੌ। ਘਰੀ ਏਕ ਮੈ ਵਾਰਿ ਪ੍ਰਾਨਾਨਿ ਡਾਰੌ। ੧੪। 


ਕਰੋ ਬਾਲ ਬੇਲੰਬ ਨ ਆਜੁ ਐਯੈ। ਇਹਾ ਤੇ ਮੁਝੈ ਕਾਢਿ ਲੈ ਸੰਗ ਜੈਯੈ। 


ਕਬੈ ਮਾਨੁ _ਮਾਨੀ ਕਹਾ ਮਾਨ _ਕੀਜੈ। ਮਹਾਰਾਜ ਪ੍ਰਾਨਾਨ ਕੋ __ਦਾਨ _ਦੀਜੈ। _੧੫। 


ਚਰਿਤ੍ਰ ਪਾਖਿਆਨ ੧੧੧ 


ਜੱਪਣਾ 

ਉਸ ਨਗਰ ਵਿਚ ਬ੍ਰਿਖ ਧੁਜ ਨਾਂ ਦਾ ਇਕ ਸ਼ਾਹ (ਰਹਿੰਦਾ ਸੀ) ਜਿਸ 
ਨਾਗਰਿ ਕੁਅਰਿ ਨਾਂ ਦੀ ਇਸਤਰੀ ਸੀ। (ਉਸ ਦੀ) ਪੁੱਤਰੀ ਨਾਗਰਿ ਮਤੀ ਵੀ 
ਸੀ ਜੋ ਨਗਰ ਦੇ ਨਾਗਰਾਂ _(ਚਤੁਰਾਂ) ਨੂੰ ਵੀ ਮੋਹ ਲੈਂਦੀ ਸੀ।੬। 

ਉਸ (ਲੜਕੀ) ਨੇ _ਉਹ ਕੁੰਵਰ ਅੱਖਾਂ ਨਾਲ _ਵੇਖ _ਲਿਆ ਅਤੇ ਲਾਜ _ਮਰਯਾਦਾ ਨੂੰ 
ਛਡ ਕੇ (ਉਸ ਨਾਲ) ਪ੍ਰੇਮ ਲਗਾ ਲਿਆ। ਉਹ ਮਨ ਵਿਚ ਬਹੁਤ ਮਸਤ ਹੋ ਕੇ ਝੁਲਣ ਲਗ 
ਗਈ ਅਤੇ ਮਾਤਾ ਪਿਤਾ ਦੀ ਸਾਰੀ ਸੁੱਧ ਬੁੱਧ ਭੁਲ ਗਈ।੭। 

ਜਿਸ ਮਾਰਗ ਤੋਂ ਰਾਜ ਕੁਮਾਰ ਚਲ ਕੇ ਆ ਜਾਂਦਾ, ਉਥੇ ਹੀ ਸਖੀਆਂ ਸਹਿਤ ਕੁਮਾਰੀ 
ਗਾਣ ਲਗ _ਜਾਂਦੀ। ਉਹ ਸੁੰਦਰ ਸੁੰਦਰ ਨੇਤਰਾਂ ਨਾਲ _ਵੇਖਦੀਆਂ ਅਤੇ ਅੱਖਾਂ ਦੇ ਸੈਕੇਤ ਕਰ 
ਕੇ ਹਸਦੀਆਂ _ਅਤੇ _ਬੋਲਦੀਆਂ।੮। 
ਦੰਹਰਾ 

ਇਸ਼ਕ, ਮੁਸ਼ਕ, ਖਾਂਸੀ, ਖੁਰਕ ਲੁਕਾਣ ਤੇ ਵੀ ਨਹੀਂ ਲੁਕਦੇ। ਅੰਤ ਵਿਚ ਸਾਰੇ ਜਗਤ 
ਅਤੇ _ਸ੍ਰਿਸਟੀ ਵਿਚ _ਪੁਗਟ ਹੋਂ ਜਾਂਦੇ _ਹਨ।੯। 


ਦੇ ਘਰ ਵਿਚ 
ਉਥੇ _ਸ਼ੋਭਾਇਮਾਨ 


ਚੱਪਾਣ 

ਨਗਰ ਵਿਚ ਇਹ ਗੱਲ ਪੁਰਚਲਿਤ ਹੋ 
ਜਾ _ਪਹੁੰਚੀ। _(ਉਸ ਨੂੰ) ਉਥੋਂ ਮਾਤਾ ਪਿਤਾ 
ਬੋਲੇ।੧0। 


ਨ 
ਕਰਦੇ। ਇਸ _ਕਰ ਕੇ ਕੁਮਾਰੀ ਬਹੁਤ ਦੁਖੀ ਹੁੰਦੀ 


ਦੁਖੀ ਹੁੰ ਰੋਂਦਿਆਂ ਦਿਨ ਰਾਤ ਬਤੀਤ 
ਕਰਦਾੀ।੧੧। 
ਸਰਨਾ 
ਇਹ ਸੜ ਜਾਣੀ ਪ੍ਰੀਤ ਰਾਤ ਦਿਨ ਖਰੀ ਤੋਂ ਖਰੀ ਹੁੰਦੀ ਜਾਂਦੀ ਹੈ। ਇਹ ਜਲ ਅਤੇ 
ਮੌਛਲੀ ਦੀ ਰੀਤ ਵਾਂਗ ਹੈ ਜੋ ਜਲ ਰੂਪ ਪ੍ਰੀਤਮ ਦੇ _ਵਿਛੜਨ _ਨਾਲ _ਹੀ ਮਰ ਜਾਂਦੀ 
ਹੈ।੧੨। 
ਦੰਹਰਾ 


ਜੋ ਇਸਤਰੀ _ਵਿਯੋਗਣ ਹੋਕੇ _ਬਿਰਹੋ' ਦਾ ਰਸਤਾ ਪਕੜ ਲੈਂਦੀ ਹੈ, ਉਹ ਪੀਤਮ 


= ਘ 


ਲਈ ਅਖ _ਦੇ _ਪਲਕਾਰੇ ਵਿਚ _ਝਟਪਟ ਪ੍ਰਾਣ ਨਿਛਾਵਰ _ਕਰ ਦਿੰਦੀ ਹੈ।੧੩। 
ਭਾਲੰਨ ਛੰਦ 

(ਉਸ ਨੇ) ਇਕ ਸਿਆਣੀ ਜਿਹੀ ਸਖੀ ਨੂੰ ਬੁਲਾ ਕੇ ਪ੍ਰੇਮ ਪੱਤਰ ਲਿਖਿਆ--ਹੇ ਪਿਆਰੇ! 
ਰਾਮ ਸਾਖੀ ਹੈ (ਮੇਰੀ ਤੇਰੇ ਨਾਲ) ਪ੍ਰੀਤ ਲਗ ਗਈ ਹੈ। (ਇਹ ਵੀ) ਆਖਿਆ ਕਿ ਜੇ ਅਜ 
ਮੈਂ ਤੈਨੂੰ ਨਹੀਂ ਵੇਖਾਂਗੀ ਤਾਂ ਇਕ _ਘੜੀ _ਵਿਚ ਪ੍ਰਾਣ ਵਾਰ _ਦਿਆਂਗੀ।੧੪। 

ਹੇ ਰਾਣੀ! ਦੇਰ ਨ ਕਰੋ, ਅਜ ਹੀ ਆਓ ਅਤੇ ਇਥੋਂ ਕਢ ਕੇ ਮੈਨੂੰ ਆਪਣੇ ਨਾਲ ਲੈ 
ਜਾਓ। ਹੇ ਮਾਨ ਕਰਨ ਵਾਲੇ! ਕਦੇ ਤਾਂ (ਮੇਰਾ) ਕਿਹਾ ਮੌਨ ਲਵੋਂ। ਹੇ ਮਹਾਰਾਜ! (ਮੈਨੂੰ _ਅਜ) 
ਪ੍ਰਾਣਾਂ ਦਾ ਦਾਨ _ਦਿਓ।੧੫। 


੧੧੨ 


ਸੀ _ਦਸਮ-ਗ੍ਰੰਥ _ਸਾਹਿਬ 


ਰਚੀ ਬਾਲ ਲਾਲਾ ਸਭੈ ਰੂਪ ਤੇਰੇ। ਮਿਲੋ ਆਜੁ ਮੋ ਕੌ ਸੁਨੋ ਪ੍ਰਾਨ ਮੇਰੇ। 
ਕਹਾ ਮਾਨ ਮਾਤੇ ਫਿਰੋ ਐਠ _ਐਠੇ। ਲਯੋ _ਚੋਰਿ ਮੇਰੋ ਕਹਾ ਚਿਤ ਬੈਠੇ। ੧੬। 


ਕਰੋ ਹਾਰ ਸਿੰਗਾਰ ਬਾਗੌ _ਬਨਾਵੌ। ਕੀਏ ਚਿਤ ਮੈ ਚੌਪਿ ਬੀਰੀ ਚਬਾਵੇ। 
ਉਠੋ ਬੇਗਿ ਬੈਠੇ ਕਹਾ ਪ੍ਰਾਨ ਮੇਰੇ। ਚਲੋ ਕੁੰਜ ਮੇਰੇ ਲਗੈ ਨੈਨ ਤੇਰੇ। ੧੭। 


ਦੰਹਰਾ” 
ਬਚਨ _ਬਿਕਾਨੇ ਕੁਅਰਿ ਕੇ ਕਹੈ ਕੁਅਰ ਕੇ ਸੰਗ। 
ਏਕ ਨ ਮਾਨੀ ਮੰਦ ਮਤਿ ਰਸ ਕੇ ਉਮਗਿ _ਤਰੰਗ। _੧੮। 


ਚੱਪਣਾ 
ਨਾਹਿ ਨਾਹਿ ਮਤਿ ਮੰਦ ਉਚਾਰੀ। ਭਲੀ ਬੁਰੀ ਜੜ ਕਛੂ ਨ _ਬਿਚਾਰੀ। 
ਬਚਨ _ਮਾਨਿ ਗ੍ਰਿਹ ਤਾਹਿ ਨ ਗਯੋ। ਸਾਹੁ ਸੁਤਾ ਕਹੁ ਭਜਤ ਨ ਭਯੋ। _੧੯। 


ਕਾਂਲਯੋਂ ਘਾ 

੭%#=ੜਾਲ਼ 
ਕਾਮਾਤੁਰ ਹ੍ਹੈ ਜੁ _ਤ੍ਰਿਯ ਪੁਰਖ ਪ੍ਰਤਿ ਆਵਈ। 
ਘੋਰ ਨਰਕ ਮਹਿ ਪਰੈ ਜੁ ਤਾਹਿ ਨ ਰਾਵਈ। 
ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ। 
ਹੋਂ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ। ੨0। 


ਨਾਹਿ ਨਾਹਿ ਪੁਨਿ _ਕੁਅਰ ਐਸ _ਉਚਰਤ _ਭਯੋ। 
ਬਨਿ ਤਨਿ ਸਜਿਨ ਸਿੰਗਾਰ ਤਰੁਨਿ ਕੇ ਗ੍ਰਿਹ ਗਯੋ। 
ਬਾਲ ਅਧਿਕ ਰਿਸ _ਭਰੀ ਚਰਿਤ੍ਰ _ਬਿਚਾਰਿਯੋ। 
ਹੋ ਮਾਤ ਪਿਤਾ ਕੋ ਸਹਿਤ ਮਿਤ੍ਰ ਹਨਿ ਡਾਰਿਯੋ। ੨੧। 
ਕਾਂਲਯੋਂ _ਘਾਜ਼ 
ਦੰਹਰਾ 
ਕਾਮਾਤੁਰ ਹ੍ਹੈ ਜੋ ਤਰੁਨਿ ਮੁਹਿ ਭਭਜਿ ਕਹੈ _ਬਨਾਇ। 
ਤਾਹਿ ਭਜੈ ਜੋ ਨਾਹਿ ਜਨ ਨਰਕ ਪਰੈ ਪੁਨਿ ਜਾਇ। ੨੨। 


੭%/ਤਲ 
ਕੁਅਰਿ ਕਟਾਰੀ ਕਾਢਿ ਸੁ ਕਰ ਭੀਤਰ ਲਈ। 
ਪਿਤੁ ਕੇ ਉਰ ਹਨਿ ਕਢਿ ਮਾਤ ਕੇ ਉਰ ਦਈ। 
ਖੰਡ ਖੰਡ ਨਿਜ ਪਾਨ ਪਿਤਾ ਕੇ ਕੋਟਿ ਕਰਿ। 
ਹੋ _ਭੀਤਿ ਕੁਅਰ ਕੇ ਤੀਰ ਜਾਤ ਭੀ ਗਾਡ ਕਰਿ। ੨੩। 


ਚਰਿਤ੍ਰ ਪਾਖਿਆਨ ੧੧੩ 


ਹੇ ਪਿਆਰੇ! ਇਸਤਰੀ ਸਾਰੀ 
ਅਜ ਆ ਕੇ ਮੈਨੂੰ ਮਿਲੋ। ਹੇ ਮਾਨ 
(ਤੁਸੀਂ) ਮੇਰਾ ਚਿਤ ਚੁਰਾ ਕੇ ਕਿਥੇ 

ਹਾਰ ਸ਼ਿੰਗਾਰ ਕਰੋ, ਸੋਹਣੇ ਬਸਤ _ਸਜਾਓ ਅਤੇ ਚਿਤ ਵਿਚ ਖੁਸ਼ ਹੋ ਕੇ ਪਾਨ ਦਾ 
ਬੀੜਾ _ਚਬਾਓ। ਜਲਦੀ ਉਠੋ, ਮੇਰੇ ਪ੍ਰਾਣ ਪਿਆਰੇ! ਕਿਥੇ ਬੈਠੇ ਹੋ। ਮੇਰੇ ਨੈਣ ਤੁਹਾਡੇ ਨਾਲ 
ਲਗੇ ਹਨ, ਚਲ ਕੇ (ਇਨ੍ਹਾਂ ਦੇ) ਕੋਨਿਆਂ ('ਕੁੰਜ) (ਵਿਚ _ਵਸੋ)।੧੭। 
ਦੰਹਰਾ” 

ਕੁਮਾਰੀ ਦੇ (ਇਹ) ਵਿਕ ਜਾਣ ਵਾਲੇ ਬਚਨ ਕੁਮਾਰ ਨੂੰ ਕਹੇ ਗਏ। ਪਰ ਉਸ ਮੂਰਖ 
ਨੇ ਇਕ ਨ ਮੰਨੀ (ਭਾਵੇਂ) ਰਸ ਦੀਆਂ _ਤਰੰਗਾਂ _ਉਮਡੀਆਂ ਹੋਈਆਂ _ਸਨ।੧੮। 
ਚੱਪਾਣ 

ਉਸ ਮੂਰਖ ਨੇ 'ਨਾਂਹ ਨਾਂਹ” ਹੀ _ਕਹੀ। (ਉਸ) ਬੁੱਧੀਹੀਨ ਨੇ ਚੰਗੀ ਮਾੜੀ ਕੁਝ ਵੀ ਨ 
ਸੋਚੀ। ਗੱਲ ਮੰਨ ਕੇ ਉਸ ਦੇ ਘਰ ਨ ਗਿਆ ਅਤੇ ਸ਼ਾਹ ਦੀ ਪੁੱਤਰੀ ਨਾਲ ਸੈਯੋਗ ਨ 
ਕੀਤਾ।੧੯। 
ਕਫਾੀਂ ਕਾਹਦਾ ਨੰ-- 
੭%/=ੜਲ 

ਜੋ ਇਸਤਰੀ ਕਾਮ ਨਾਲ ਆਤੁਰ ਹੋਕੇ ਪੁਰਸ਼ ਕੋਲ ਆਉਂਦੀ ਹੈ, ਜੋ ਉਸ ਨੂੰ ਰਤੀ 
ਦਾਨ ਨਹੀਂ ਦਿੰਦਾ, ਉਹ (ਪੁਰਸ਼) ਭਿਆਨਕ _ਨਰਕਾਂ ਵਿਚ ਪੈਂਦਾ ਹੈ। ਜੋ ਪਰ-ਇਸਤਰੀ ਦੇ 
(ਘਰ) ਜਾ ਕੇ ਪਰਾਈ ਸੇਜ ਉਤੇ ਭੋਗਦਾ ਹੈ, ਉਹ ਵੀ ਪਾਪ ਦੇ ਕੁੰਡ ਵਿਚ ਜਾ ਡਿਗਦਾ 
ਹੈ।੨0। 

ਫਿਰ ਵੀ ਉਹ ਕੁੰਵਰ 'ਨਾਂਹ ਨਾਂਹ” ਕਹਿੰਦਾ ਰਿਹਾ, ਪਰ ਬਣ _ਠਣ ਕੇ ਅਤੇ ਸ਼ਿੰਗਾਰ 
ਕਰ ਕੇ (ਉਸ) ਇਸਤਰੀ ਦੇ ਘਰ ਚਲਾ _ਗਿਆ। ਤਾਂ ਕ੍ਰੋਧ ਨਾਲ ਭਰੀ ਹੋਈ ਇਸਤਰੀ ਨੇ 
ਇਕ ਚਰਿਤ੍ਰ _ਸੋਚਿਆ _ਅਤੇ _ਮਾਤਾ _ਪਿਤਾ _ਸਮੇਤ _ਮਿਤਰ ਨੂੰ ਮਾਰ _ਦਿੱਤਾ।੨੧। 


ਕਵਫਾ_ਕਾਹੰਟਾ ਨੰ-- 
ਦੰਹਰਾ” 

ਕਾਮ ਆਤੁਰ ਹੋਈ ਜੋ ਇਸਤਰੀ ਮੇਰੇ ਨਾਲ ਭੋਗ ਕਰ” ਦੀ ਗੱਲ ਕਹੇ, ਤਾਂ ਉਸ ਨੂੰ 
ਜੋ ਵਿਅਕਤੀ _ਰਤੀਦਾਨ ਨਹੀਂ ਦਿੰਦਾ, ਉਹ ਫਿਰ ਨਰਕ _ਵਿਚ ਪੈਂਦਾ ਹੈ।੨੨। 


ਕੁਮਾਰੀ ਨੇ ਕਟਾਰ ਕਢ ਕੇ ਹੱਥ 

ਅਤੇ ਆਪਣੇ ਹੌਥ ਨਾਲ ਪਿਤਾ ਦੇ 

ਬਹੁਤ _ਸਾਰੇ ਟੋਟੇ ਕਰ ਦਿੱਤੇ। ਉਨ੍ਹਾਂ `ਨੂੰ ਦੀਵਾਰ ਦੇ ਹੇਠਾਂ ਗਡ _ਕੇ ਫਿਰ ਕੁਮਾਰ ਪਾਸ 
ਗਈ।੨੩। 


੧੧੪ 


ਸੀ _ਦਸਮ-ਗ੍ਰੰਥ _ਸਾਹਿਬ 


ਪਹਿਰ ਭਗੌਹੇ ਬਸਤ੍ਰ ਜਾਤ ਨ੍ਰਿਪ ਧੈ ਭਈ। 

ਸੁਤ ਕੀ ਇਹ ਬਿਧਿ ਭਾਖ ਬਾਤ ਤਿਹ ਤਿਤੁ ਦਈ। 
ਰਾਇ ਪੂਤ ਤਵ ਮੋਰਿ ਨਿਰਖਿ ਛਬਿ ਲੁਭਧਿਯੋ। 

ਹੋ ਤਾ ਤੇ ਮੇਰੋ ਤਾਤ ਬਾਧਿ ਕਰਿ ਬਧਿ ਕਿਯੋ। ੨੪। 
ਖੰਡ ਖੰਡ ਕਰਿ ਗਾਡਿ _ਭੀਤਿ ਤਰ ਰਾਖਿਯੋ। 

ਬਚਨ ਅਚਾਨਕ ਇਹ ਬਿਧਿ ਨ੍ਰਿਪ ਸੌ ਭਾਖਿਯੋ। 

ਰਾਇ ਨ੍ਯਾਇ ਕਰਿ ਚਲਿ ਕੈ ਆਪਿ ਨਿਹਾਰਿਯੈ। 
ਹੋ _ਨਿਕਸੇ ਹਨਿਯੈ ਯਾਹਿ ਨ ਮੋਹਿ ਸੰਘਾਰਿਯੈ। ੨੫। 


ਦੰਹਾਰਾ 
ਪਤਿ ਮਾਰੇ ਕੀ ਜਬ ਸੁਨੀ ਮੋਰਿ ਮਾਤ ਧੁਨਿ _ਕਾਨ। 
ਮਾਰਿ ਮਰੀ _ਜਮਧਰ ਤਬੈ _ਸੁਰਪੁਰ _ਕੀਅਸਿ _ਪਯਾਨ। _੨੬। 
ਸੁਨਿ ਰਾਜਾ ਐਸੋ ਬਚਨ _ਬ੍ਯਾਕੁਲ _ਉਠਿਯੋ _ਰਿਸਾਇ। 
ਭੀਤ ਤਰੇ ਤੇ ਸਾਹੁ ਕੋ ਮ੍ਰਿਤਕ ਨਿਕਾਸਿਯੋ ਜਾਇ। _੨੭। 


ਚੱਲ? 
ਟੂਕ ਬਿਲੋਕਿ ਚਕ੍ਰਿਤ ਹ੍ਰੈ ਰਹਿਯੋ। ਸਾਚੁ ਭਯੋ ਜੋ ਮੁਹਿ ਇਨ ਕਹਿਯੋ। 
ਭੇਦ ਅਭੇਦ ਨ ਕਛੂ _ਬਿਚਾਰਿਯੋ। ਸੁਤ ਕੋ _ਪਕਰਿ _ਕਾਟਿ ਸਿਰ ਡਾਰਿਯੋ। ੨੮। 


%7ਤਲ 
ਪ੍ਰਥਮ _ਮਾਤ _ਪਿਤੁ ਮਾਰਿ ਬਹੁਰਿ _ਨਿਜੁ ਮੀਤ ਸੰਘਾਰਿਯੋ। 
ਛਲਿਯੋ ਮੂੜ _ਮਤਿ ਰਾਇ ਜਵਨ ਨਹਿ _ਨ੍ਯਾਇ _ਬਿਚਾਰਿਯੋ। 
ਸੁਨੀ ਨ ਐਸੀ ਕਾਨ ਕਹੂੰ ਆਗੇ ਨਹਿ ਹੋਈ। 
ਹੋ ਤ੍ਰਿਯ ਚਰਿਤੁ ਕੀ ਬਾਤ ਜਗਤ ਜਾਨਤ ਨਹਿ ਕੋਈ। ੨੯। ੧। 


/ਏੱਤਾ ਹੀ ਲਾੰਰਤ੍ਹ ਪਖੂਯਾਨੇ ਪਰ੍‌ਯਾ ਲਾਹੜ੍ਹੇ ਮੰਤ ਭੂਪ ਅੰਭਾਦੇ ਦੋਂਇ ਸੈਂ ਚੋਆਲਨ ਲਾਹ ਸਨਪਤਮ 
ਡਾ ਲਭਮ ਸ੍ਤ/ ੨੪#/ ੪੫੬5/ _ਆਫਲੰ/ 


ਦੱਖਣ? 
ਪ੍ਰਾਚੀ ਦਿਸਾ ਪਰਗਟ ਇਕ _ਨਗਰੀ। _ਖੰਭਾਵਤਿ ਸਭ _ਜਗਤ _ਉਜਗਰੀ। 


ਰੂਪ ਸੈਨ ਰਾਜਾ ਤਹ ਕੇਰਾ। ਜਾ_ਕੈ ਦੁਸਟ ਨ ਬਾਚਾ_ਨੇਰਾ। ੧। 


ਮਦਨ ਮੌਜਰੀ ਨਾਰਿ ਤਵਨ ਕੀ। ਸਸਿ ਕੀ ਸੀ ਛਬਿ ਲਗਤਿ ਜਵਨ ਕੀ। 
ਮ੍ਰਿਗ ਕੇ ਨੈਨ ਦੋਊ ਹਰਿ ਲੀਨੇ। ਸੁਕ ਨਾਸਾ ਕੋਕਿਲ ਬਚ ਦੀਨੇ। ੨। 


ਰਾਜਾ _ਪਿਯਤ ਅਮਲ _ਸਭ _ਭਾਰੀ। _ਭਾਤਿ _ਭਾਤਿ ਸੌ ਭੋਗਤ ਨਾਰੀ। 
ਪੋਸਤ _ਭਾਗ ਅਫੀਮ _ਚੜਾਵੈ। _ਪ੍ਯਾਲੇ ਪੀ __ਪਚਾਸਇਕ _ਜਾਵੈ। _੩। 


ਚਰਿਤ੍ਰ ਪਾਖਿਆਨ ੧੧੫ 


ਉਹ _ਭਗਵੇ ਕਪੜੇ ਪਾ ਕੇ ਰਾਜੇ ਕੋਲ ਗਈ। _ਉਸ ਨੂੰ ਪੁੰਤਰ ਦੀ ਗੱਲ ਇਸ ਢੰਗ 
ਨਾਲ _ਕਹੀ। ਹੇ ਰਾਜਨ! ਮੇਰਾ ਰੂਪ ਵੇਖ ਕੇ ਤੇਰਾ ਪੁੱਤਰ ਲਲਚਾ ਗਿਆ ਹੈ। ਇਸ ਲਈ 
ਮੇਰੇ ਪਿਓ ਨੂੰ ਬੰਨ੍ਹ ਕੇ ਮਾਰ ਦਿੱਤਾ ਹੈ।੨੪। 


ਉਸ ਨੂੰ ਖੰਡ ਖੰਡ ਕਰ ਕੇ ਦੀਵਾਰ ਹੇਠਾਂ ਰਖ ਦਿੱਤਾ ਹੈ। (ਫਿਰ) ਰਾਜੇ ਨੂੰ ਅਚਾਨਕ 


ਇਸ ਢੰਗ _ਨਾਲ _ਕਿਹਾ--ਹੇ ਰਾਜਨ! ਨਿਆਂ ਕਰੋ, _ਚਲ ਕੇ ਆਪ ਵੇਖੋ। ਜੇ (ਪਿਤਾ ਦਾ 
ਸ਼ਰੀਰ) ਨਿਕਲ ਆਵੇ, ਤਾਂ ਉਸ ਨੂੰ ਮਾਰੋ, ਨਹੀਂ ਤਾਂ ਮੈਨੂੰ ਮਾਰ ਦਿਓ।੨੫। 


ਦੰਹਰਾ 


ਪਤੀ ਦੇ ਮਾਰੇ ਜਾਣ ਦੀ ਗੌਲ ਜਦ ਮੇਰੀ ਮਾਂ ਨੇ ਕੰਨਾਂ ਨਾਲ ਸੁਣੀ, ਤਾਂ ਉਸੇ ਵੇਲੇ 
ਜਮਧਾੜ ਮਾਰ ਕੇ ਮਰ ਗਈ ਅਤੇ _ਸਵਰਗ ਨੂੰ ਚਲੀ _ਗਈ।੨੬। ਰਾਜਾ ਇਹ _ਬਚਨ _ਸੁਣ 
ਕੇ ਵਿਆਕੁਲ ਹੋ ਗਿਆ ਅਤੇ ਕ੍ਰੋਧਿਤ ਹੋ ਕੇ ਉਠਿਆ ਅਤੇ ਦੀਵਾਰ ਹੇਠੋਂ ਜਾ ਕੇ ਸ਼ਾਹ ਨੂੰ 
ਮਰੀ _ਹੋਈ ਹਾਲਤ ਵਿਚ _ਕਢਿਆ।੨੭। 
ਚੱਪਾਣ 

(ਸ਼ਾਹ ਦੀ ਲਾਸ਼ ਦੇ) ਟੋਟੇ ਵੇਖ ਕੇ ਹੈਰਾਨ ਹੋ _ਗਿਆ। ਇਸ ਨੇ ਜੋ ਮੈਨੂੰ ਕਿਹਾ ਹੈ, ਉਹ 
ਸੱਚ ਨਿਕਲਿਆ ਹੈ। (ਉਸ ਨੇ) ਕੁਝ ਵੀ ਭੇਦ ਅਭੇਦ ਨ ਵਿਚਾਰਿਆ ਅਤੇ ਪੁੱਤਰ ਨੂੰ ਪਕੜ 
ਕੇ (ਉਸ ਦਾ) ਸਿਰ ਕਟ ਦਿੱਤਾ।੨੮। 
੭%/ੜਲ 


ਪਹਿਲਾਂ ਮਾਤਾ ਪਿਤਾ ਨੂੰ ਮਾਰ ਕੇ ਫਿਰ ਮਿਤਰ ਨੂੰ ਮਰਵਾਇਆ। (ਫਿਰ) ਮੂਰਖ ਰਾਜੇ 
ਨੂੰ ਵੀ ਛਲ ਲਿਆ, ਜਿਸ ਨੇ ਨਿਆਂ (ਬਾਰੇ ਸਹੀ) ਵਿਚਾਰ ਨ ਕੀਤਾ। ਇਸ ਤਰ੍ਹਾਂ ਦੀ ਗੱਲ 
ਨ ਕੰਨਾਂ ਨਾਲ ਸੁਣੀ ਹੈ ਅਤੇ ਨ ਹੀ ਅਗੋਂ ਹੋਏਗੀ। ਇਸਤਰੀ ਚਰਿਤ੍ਰ ਦੀ _ਗੌਲ ਜਗਤ 
ਵਿਚ ਕੋਈ ਨਹੀਂ _ਜਾਣਦਾ।੨੯। 
/ਏਥੋਂ ਨੰ ਲਾਰਤੁੱਪ/ਨਆਨ ਦੇ ਤੁੰਆ ਲਾਰਤ ਦੇ ਆਹਾ ਭੂ ਸੰਭਾਦ ਦੇ ੨੪੪ਵ' ਲਾਰਤ੍ਹ ਦੀ ਨਆਘਤੀ 
ਭਾ ਲਭ _ਹ/ _੨੪੬/ ੪੫੬੪/ ਚਲਟਾ/ 


ਚੱਪਣਾ 

ਪੂਰਬ ਦਿਸ਼ਾ ਵਿਚ _ਖੰਭਾਵਤ ਨਾਂ ਦੀ ਇਕ _ਨਗਰੀ _ਜਗਤ _ਵਿਚ _ਬਹੁਤ ਉਜਾਗਰ 
ਸੀ। ਉਸ ਦੇ ਰਾਜੇ ਦਾ ਨਾਂ ਰੂਪ ਸੈਨ ਸੀ ਜਿਸ ਦੇ ਨੇੜੇ ਕੋਈ ਦੁਸ਼ਟ ਨਹੀਂ ਬਚਿਆ ਸੀ।੧। 

ਉਸ ਦੀ ਇਸਤਰੀ ਦਾ ਨਾਂ ਮਦਨ _ਮੌਜਰੀ _ਸੀ। _ਉਸ ਦੀ ਸੁੰਦਰਤਾ _ਚੰਦੂਮਾ _ਵਰਗੀ 
ਲਗਦੀ ਸੀ। ਉਸ ਨੇ ਹਿਰਨ ਦੇ ਦੋਵੇਂ ਨੈਣ ਚੁਰਾਏ ਹੋਏ ਸਨ। (ਉਸ ਨੂੰ) ਤੋਤੇ ਨੇ ਨੱਕ ਅਤੇ 
ਕੋਇਲ ਨੇ ਬੋਲ ਦਿੱਤੇ _ਸਨ।੨। 

ਰਾਜਾ ਬਹੁਤ ਅਧਿਕ ਅਮਲ _ਕਰ ਕੇ ਕਈ ਪ੍ਰਕਾਰ ਨਾਲ ਇਸਤਰੀਆਂ ਨੂੰ ਭੋਗਦਾ 

ਸੀ 


ਸੀ। ਪੋਸਤ, ਭੰਗ ਅਤੇ ਅਫ਼ੀਮ ਖਾਂਦਾ ਸੀ_ਅਤੇ (ਇਨ੍ਹਾਂ ਨਸ਼ਿਆਂ ਦੇ) ਪੰਜਾਹ ਕੁ `ਪਿਆਲੇ ਪੀ 
ਜਾਂਦਾ ਸੀ।੩। 


੧੧੬ 


ਪਿਯਤ ਭਾਗ 


ਸੀ _ਦਸਮ-ਗ੍ਰੰਥ _ਸਾਹਿਬ 


੭%/ੜਲ 
ਭਾਤਿ _ਭਾਤਿ ਰਨਯਨਿ ਸੋ ਭੋਗ _ਕਮਾਵਈ। 
ਆਸਨ _ਚੁੰਬਨ _ਕਰਤ ਨ __ਗਨਨਾ ਆਵਈ। 
ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ। 
ਜੋ ਰਾਨੀ ਤਿਹ ਰਮੇ ਰਹੈ ਉਰਝਾਇ ਕੈ। ੪। 


ਹੋ 

ਸੀ _ਰਸ ਤਿਲਕ _ਮੌਜਰੀ _ਤ੍ਰਿਯਿਕ _ਬਖਾਨਿਯੈ। 
ਅਧਿਕ ਜਗਤ _ਕੇ _ਮਾਝ _ਧਨਵਤੀ _ਜਾਨਿਯੈ। 
ਜਾਵਿਤ੍ਰੀ ਜਾਇਫਰ ਨ ਸਾਹੁ _ਚਬਾਵਈ। 
ਹੋ ਸੋਫੀ ਸੂਮ ਨ ਭੂਲਿ ਭਾਗ ਕੌ ਖਾਵਈ। ੫। 
ਆਪੁ ਕੌ ਸ੍ਯਾਨੋ ਅਧਿਕ _ਕਹਾਵਈ। 
ਭਾਗ ਸੁਪਨੇ ਹੂੰ ਨ ਘੋਟਿ ਚੜਾਵਈ। 
ਜੁ ਰਾਨੀ ਭਾਗ ਅਧਿਕ ਤਾ ਸੋ ਲਰੈ। 
ਕੌਡੀ ਕਰ ਤੇ ਦਾਨ ਨ ਸੋਕਾਤੁਰ ਕਰੈ। ੬। 


ਕਤ 


[ਘ 1 


ਚੱਲ? 
ਕਾਹੂ ਜੋ _ਹੇਰੈ। ਠਾਢੇ ਹੋਤ ਨ ਤਾ ਕੇ ਨੇਰੈ। 


ਭਯੋ ਸਦਨ ਤਿਹ ਕਹੈ ਉਜਾਰਾ। ਜਾ _ਕੈ ਕੂੰਡਾ ਬਜੈ ਦੁਆਰਾ। _੭। 


ਤਾ ਕੋ ਹੋਤ 


ਸੋਫੀ ਸਕਲ ਬੁਧਿ ਬਲ ਰਹੈ। ਅਮਲਿਨ ਕੋ ਕਛੂ ਕੈ ਨਹਿ ਕਹੈ। ੮। 


ਉਜਾਰ ਕਹੈ ਘਰ। _ਭਾਂਗ ਅਫੀਮ ਭਖਤ ਹੈ ਜੋ _ਨਰ। 


ਯਹ ਰਸ ਤਿਲਕ _ਮੰਜਰੀ ਸੁਨੀ। ਗਈ ਪਾਸ _ਹਸਿ ਮੂੰਡੀ ਧੁਨੀ। 


ਕਹਾ ਬਕਤ ਹੈ ਪਰਿਯੋ ਮੰਦ ਮਤਿ। ਬਾਹਨ ਸੋਫਿ ਸੀਤਲਾ ਕੀ __ਗਤਿ। 


ਅਮਲ 
ਅਮਲ 


ਅਮਲ 
ਅਮਲ 
ਅਮਲ 


ਛਾ 
ਪਿਯਹਿ ਨ੍ਰਿਪ ਰਾਜ ਅਧਿਕ _ਇਸਤ੍ਰੀਯਨ _ਬਿਹਾਰੈ। 
ਸੂਰਮਾ _ਪਿਯਹਿ _ਦੁਜਨ _ਸਿਰ ਖੜਗ ਪ੍ਰਹਾਰੈ। 
ਭਖਹਿ _ਜੋਗੀਸ _ਧ੍ਯਾਨ _ਜਦੁਪਤਿ _ਕੋ__ਧਰਹੀ। 
ਤਵਨ ਕੋ ਸ੍ਰਾਦ ਸੂਮ ਸੋਫੀ ਕਯਾ _ਕਰਹੀ। _੧0। 


ਸਾਹ ਸਾਲ 

ਪਿਯਤ ਜੇ ਪੁਰਖ _ਪਰੇ _ਦਿਨ _ਰੈਨਿ _ਉਘਾਵਤ। 

ਜੁ ਘਰੀ ਨ ਪਿਯਹਿ ਤਾਪ ਤਿਨ ਕਹ ਚੜਿ ਆਵਤ। 
ਪੁਰਖੁ ਜੋ _ਪੀਯੈ ਕਿਸੁ ਕਾਰਜ ਕੇ _ਨਾਹੀ। 

ਖਾਇ ਗੜ ਰਹੈ ਮਿਤਕ ਹ੍ਹੈ ਕੈ ਘਰ ਮਾਹੀ। ੧੧। 


€੯। 


ਚਰਿਤ੍ਰ ਪਾਖਿਆਨ ੧੧੭ 


੭%/ਤ=ਲ 


(ਉਹ) ਰਾਣੀਆਂ ਨਾਲ ਭਾਂਤ ਭਾਂਤ ਦੇ ਭੋਗ ਕਰਦਾ ਸੀ। ਆਸਣ ਅਤੇ ਚੁੰਬਨ (ਇਤਨੇ) 
ਲੀਦਾ ਸੀ ਕਿ ਗਿਣਤੀ ਵਿਚ ਨਹੀਂ ਆਉਂਦੇ ਸਨ। _ਉਹ ਚਾਰ ਪਹਿਰ (ਰਾਤ) ਸੁਖ ਪੂਰਵਕ 
ਰਤੀ-ਕੀੜਾ ਕਰਦਾ ਸੀ। ਜੋ ਰਾਣੀ ਵੀ ਉਸ ਨਾਲ _ਰਮਣ ਕਰਦੀ, (ਉਹੀ) ਉਲਝ ਕੇ 
(ਭਾਵ1 ਮੋਹਿਤ ਹੋਕੇ) ਰਹਿ ਜਾਂਦੀ।੪। 


ਰਸ ਤਿਲਕ _ਮੰਜਰੀ ਨਾਂ ਦੀ ਇਕ _ਇਸਤਰੀ _ਦਸੀ ਜਾਂਦੀ _ਸੀ। _(ਉਸ ਨੂੰ) ਜਗਤ 
ਵਿਚ ਬਹੁਤ _ਧਨਵਾਨ ਸਮਝਿਆ ਜਾਂਦਾ _ਸੀ। (ਉਹ) ਸ਼ਾਹ ਜਲਵਤ੍ਰੀ ਅਤੇ _ਜਾਫਲ ਆਦਿ 
ਕੁਝ ਵੀ ਨਹੀਂ ਸੀ ਚਬਾਂਦਾ ਅਤੇ ਸੋਫੀ ਤੇ ਸ਼ੂਮ ਹੋਣ ਕਰ ਕੇ ਭੁਲ ਕੇ ਵੀ ਭੰਗ ਨਹੀਂ ਖਾਂਦਾ 
ਸੀ।੫। 


ਸ਼ਾਹ ਆਪਣੇ ਆਪ ਨੂੰ ਬਹੁਤ ਸਿਆਣਾ ਅਖਵਾਂਦਾ ਸੀ_ਅਤੇ ਸੁਪਨੇ ਵਿਚ ਭੁਲ ਕੇ ਵੀ 
ਭੰਗ ਘੋਟ ਕੇ ਨਹੀਂ ਪੀਂਦਾ ਸੀ। ਜੋ ਰਾਣੀ ਭੰਗ ਪੀਂਦੀ ਸੀ, ਉਸ ਨਾਲ ਬਹੁਤ ਲੜਦਾ ਸੀ 
ਅਤੇ ਕਿਸੇ ਦੀਨ-ਦੁਖੀਏ ਨੂੰ ਇਕ ਕੌਡੀ ਵੀ ਹੱਥੋਂ ਦਾਨ ਨਹੀਂ ਦਿੰਦਾ ਸੀ।੬। 
ਚੱਪਣਾ 

(ਉਹ) ਜੇ ਕਿਸੇ ਨੂੰ ਭੰਗ ਪੀਂਦੇ ਵੇਖਦਾ, (ਤਾਂ) ਉਸ ਦੇ ਨੇੜੇ ਨ ਖੜੋਂਦਾ। 
ਵਿਚ (ਭੰਗ _ਘੋਟਣ ਲਈ) ਕੂੰਡਾ ਸੋਟਾ ਖੜਕਦਾ (ਸੁਣਦਾ) ਤਾਂ ਕਹਿੰਦਾ ਕਿ ਉਸ 
ਉਜਾੜਾ ਹੋਵੇਗਾ।੭। 

ਕਹਿੰਦਾ ਕਿ ਉਸ ਦਾ ਘਰ ਉਜਾੜ ਹੋ ਜਾਵੇਗਾ ਜੋ _ਬੈਦਾ ਭੰਗ ਅਤੇ ਖਾਂਦਾ 
ਹੈ। ਸਾਰੇ _ਸੋਫ਼ੀ ਬੁੱਧੀ ਦੇ ਬਲ ਤੇ ਰਹਿੰਦੇ ਹਨ ਅਤੇ ਅਮਲੀਆਂ ਨੂੰ ਉਹ ਕੁਝ ਵੀ ਨਹੀਂ 
ਗਿਣਦੇ।੮। 

ਜਦ ਤਿਲਕ _ਮੌਜਰੀ ਨੇ (ਇਹ ਸਭ ਕੁਝ) ਸੁਣਿਆ (ਤਾਂ ਉਹ) _ਹਸਦੀ ਅਤੇ _ਸਿਰ 
ਹਿਲਾਂਦੀ ਹੋਈ (ਉਸ ਕੋਲ) ਗਈ। (ਕਹਿਣ ਲਗੀ)--ਹੇ ਮੰਦ ਬੁੱਧੀ ਵਾਲੇ ! ਕੀ ਬਕ ਬਕ ਕਰ 
ਰਿਹਾ ਹੈ, ਸੋਫ਼ੀ ਦੀ ਸਥਿਤੀ ਤਾਂ ਸੀਤਲਾ ਦੇ ਬਾਹਨ (ਅਰਥਾਤ ਖੋਤੇ) ਵਰਗੀ ਹੁੰਦੀ ਹੈ।੯। 
ਛੱ 


ਕੂ ਤੋ 
ਪੁ ਕੀ 


ਰਾਜਾ ਅਮਲ ਪੀਂਦਾ ਹੈ ਅਤੇ ਅਧਿਕ ਇਸਤਰੀਆਂ _ਨਾਲ ਵਿਹਾਰ ਕਰਦਾ _ਹੈ। ਸੂਰਮਾ 
ਅਮਲ ਪੀਂਦਾ ਹੈ ਅਤੇ ਦੁਸ਼ਟਾਂ ਦੇ ਸਿਰ ਉਤੇ ਖੜਗ _ਦਾ _ਵਾਰ ਕਰਦਾ ਹੈ। ਜੋਗੀ ਅਮਲ 
ਖਾਂਦਾ ਹੈ ਅਤੇ ਭਗਵਾਨ ਨਾਲ ਆਪਣਾ ਧਿਆਨ ਜੋੜਦਾ ਹੈ। ਉਨ੍ਹਾਂ (ਨਸ਼ਿਆਂ) ਦਾ ਸੁਆਦ 
ਚਖ _ਕੇ ਭਲਾ ਸ਼ੂਮ ਸੋਫ਼ੀ ਕੀ _ਕਰਨਗੇ।੧0। 


ਨਾਹ ਨੰ _/ਕੈਹ-- 
ਜੋ ਪੁਰਸ਼ ਅਮਲ ਪੀਂਦਾ ਹੈ, ਉਹ ਦਿਨ ਰਾਤ _ਊਂਘਦਾ ਰਹਿੰਦਾ ਹੈ। ਜੇ ਘੜੀ ਭਰ 


<< 


ਅਮਲ ਨ ਪੀਵੇ ਤਾਂ ਉਨ੍ਹਾਂ `ਨੂੰ ਤਾਪ ਚੜ੍ਹ ਜਾਂਦਾ ਹੈ। ਜੋ ਪੁਰਸ਼ ਅਮਲ ਪੀਂਦੇ ਹਨ, ਉਹ ਕਿਸੇ 
ਕੰਮ ਦੇ ਨਹੀਂ ਹਨ। ਅਮਲ ਖਾ ਕੇ ਘਰ ਵਿਚ ਮੁਰਦੇ ਵਾਂਗ ਪਏ ਰਹਿੰਦੇ ਹਨ।੧੧। 


੧੧੮ 


ਸੀ _ਦਸਮ-ਗ੍ੂੰਥ _ਸਾਹਿਬ 


/ਤੂਯਂ ਭਾਲ 

ਸ੍ਯਾਨੇ _ਸੋਚਿਤ ਰਹੈ _ਰਾਜ _ਕੈਫਿਯੈ _ਕਮਾਵੈ। 

ਸੂਮ ਸੈਚਿ ਧਨ ਰਹੇ ਸੂਰ ਦਿਨ ਏਕ ਲੁਟਾਵੈ। 

ਅਮਲ _ਪੀਏ ਜਸੁ ਹੋਇ ਦਾਨ ਖਾਂਡੇ ਨਹਿ _ਹੀਨੋ। 

ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ। ੧੨। 
ਭਾਂਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ। 
ਭਾਂਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ। 
ਅਮਲ _ਪਿਯਤ ਤੇ ਬੀਰ _ਬਰਤ ਜਿਨ ਤ੍ਰਿਨ ਮਸਤਕ _ਪਰ। 
ਤੇ ਕ੍ਯਾ ਪੀਵਹਿ _ਭਾਂਗ ਰਹੈ ਜਿਨ ਕੇ ਤਕਰੀ _ਕਰ। _੧੩। 


੭%#=ੜਾਲ਼ 

ਸਦਾ ਸਰੋਹੀ ਊਪਰ ਕਰ ਜਿਨ ਕੋ _ਰਹੈ। 

ਸਿਰ ਮੋ ਖਾਇ ਕ੍ਰਿਪਾਨ ਜੁ ਤਿਹ ਕਟੁ ਬਚ ਕਹੈ। 
ਨਿੰਬੂਆ ਟਿਕ ਕਹਿ ਰਹੈ ਮੂੰਛਿ ਐਸੇ ਕੀਏ। 

ਹੋ ਤੇ ਨਰ ਪੀਵਹਿ ਭਾਂਗ ਕਹਾ ਪਸੁ ਤੈ ਪੀਏ। ੧੪। 
ਅਗੰਜਾਨ ਜੋ __ਗੰਜਤ ਸਦਾ _ਅਗੰਜ _ਨਰ। 

ਤੁਸਤ ਤਾਪ ਤੁਟਿ ਜਾਇ ਨਿਰਖਿ ਜਿਹ ਖੜਗ _ਕਰ। 
ਤੇ ਪੀਵਤ ਹੈ ਭਾਂਗ ਅਧਿਕ ਜਿਨ ਜਸ _ਲਏ। 


੮ 


ਹੋ ਦਾਨ ਖਾਂਡ ਕੈ ਪ੍ਰਥਮ ਬਹੁਰਿ ਜਗ ਤੇ ਗਏ। ੧੫। 
ਦੰਹਾਰਾ 

ਤੇ ਨਰ ਕੈਫਨ ਕੋ ਪਿਯਤ ਤੈ ਕ੍ਯਾ _ਪਿਯਹਿ _ਅਜਾਨ। 

ਕਰ _ਤਕਰੀ _ਪਕਰਤ _ਰਹਿਯੋ _ਕਸੀ ਨ ਕਮਰ _ਕ੍ਰਿਪਾਨ। _੧੬। 


ਚੱਪਣਾ 


ਯੌ _ਸੁਨਿ ਬੈਨ ਸਾਹੁ _ਰਿਸਿ ਭਰਿਯੋ। ਨਿਜੁ ਤ੍ਰਿਯ ਕਹ _ਕਟੁ ਬਚਨ _ਉਚਰਿਯੋ। 
ਲਾਤ ਮੁਸਟ ਭੇ ਕੀਏ ਪ੍ਰਹਾਰਾ। ਤੈ ਕ੍ਯੋ ਐਸੀ _ਭਾਤਿ _ਉਚਾਰਾ। _੧੭। 


/ਤੂਯਂ ਭਾਲ 


ਕਹੋਂ ਸਾਹੁ ਤੌ ਸਾਚ ਉਚਰਊ। ਤੁਮ ਤੇ ਤਊ ਅਧਿਕ ਜਿਯ ਡਰਊ। 
ਜੋ ਕੁਲ ਰੀਤਿ ਬਡਨ ਚਲਿ ਆਈ। ਸੋ ਮੈ ਤੁਹਿ ਪੁਤਿ ਕਹਤ ਸੁਨਾਈ। ੧੮। 


ਛਹੀ _ਛੰਟਾ 
ਦਿਜਨ _ਦਾਨ _ਦੀਬੋ _ਦੂਜਾਨ _ਸਿਰ ਖੜਗ _ਬਜੈਥੋ। 
ਮਹਾ ਦੁਸਟ ਕਹ _ਦੈਡਿ _ਦਾਰਿਦ _ਦੀਨਾਨ _ਗਵੈਥੋ। 
ਨਿਜੁ ਨਾਰਿਨ ਕੇ ਸਾਥ ਕੇਲ ਚਿਰ ਲੌ ਮਚਿ ਮੰਡਬ। 


ਚਰਿਤ੍ਰ ਪਾਖਿਆਨ ੧੧੯ 


/ਏਸ਼ਤਗਾੀ ਨੇ /ਕਹਾ-- 


ਸਿਆਣੇ ਸੋਚਦੇ ਰਹਿੰਦੇ ਹਨ ਅਤੇ _ਅਮਲੀ _ਰਾਜ _ਕਰਦੇ _ਹਨ। _ਸ਼ੂਮ _ਧਨ ਇਕੱਠਾ 
ਕਰਦਾ ਰਹਿੰਦਾ ਹੈ ਅਤੇ ਸੂਰਮਾ ਇਕ ਦਿਨ ਵਿਚ ਲੁਟਾ ਦਿੰਦਾ ਹੈ। ਅਮਲ ਪੀਣ ਨਾਲ ਜਸ 
ਹੁੰਦਾ ਹੈ ਅਤੇ ਦਾਨ ਦੇਣ ਅਤੇ ਖੰਡਾ ਖੜਕਾਉਣ ਵਿਚ _ਹੀਣਾ ਨਹੀਂ ਹੋਣਾ ਪੈਂਦਾ। ਸ਼ੂਮ ਸੋਫ਼ੀ 
ਆਪਣੇ ਪ੍ਰਾਣ _ਅੰਤ ਵਿਚ _ਗੁੱਦਾ ਦੇ ਰਸਤੇ ਦਿੰਦਾ ਹੈ।੧੨। 

ਭੰਗ ਉਹ ਪੁਰਸ਼ ਪੀਂਦੇ ਹਨ ਜੋ ਹਰਿ ਭਗਤੀ ਕਰਦੇ ਹਨ। ਭੰਗ ਉਹ ਪੁਰਸ਼ ਪੀਂਦੇ 
ਹਨ, ਜੋ ਕਿਸੇ ਦੀ ਆਸ ਨਹੀਂ ਕਰਦੇ। ਅਮਲ ਉਹ ਸੂਰਮੇ ਪੀਂਦੇ ਹਨ ਜਿਨ੍ਹਾਂ ਦੇ ਮੌਥੇ ਉਤੇ 
ਤਿਨਕੇ _ਸੜ ਜਾਂਦੇ ਹਨ (ਭਾਵ ਬਹੁਤ _ਤੇਜਸਵੀ ਮਸਤਕ _ਵਾਲੇ ਹੁੰਦੇ ਹਨ।)। ਉਹ ਲੋਕ 
ਕੀ ਭੰਗ _ਪੀਣਗੇ ਜਿਨ੍ਹਾਂ ਦੇ ਹੱਥ _ਵਿਚ ਤਕੜੀ ਰਹਿੰਦੀ ਹੈ।੧੩। 
੭%#=ੜਾਲ਼ 

(ਭੰਗ ਉਹ ਲੋਕ ਪੀਂਦੇ ਹਨ) ਜਿਨ੍ਹਾਂ ਦੇ ਹੱਥ ਸਦਾ ਤਲਵਾਰ ਉਤੇ ਰਹਿੰਦੇ ਹਨ। ਜੋ 
ਉਨ੍ਹਾਂ ਨੂੰ ਕੌੜੇ ਬਚਨ ਕਹਿੰਦਾ ਹੈ, ਉਹ ਸਿਰ ਉਤੇ ਕ੍ਰਿਪਾਨ ਦਾ ਵਾਰ ਸਹਿੰਦਾ ਹੈ। _ਉਹ ਮੁੱਛਾਂ 


ਦਹ 


ਨੂੰ ਇਸ ਤਰ੍ਹਾਂ (ਵਟ ਚੜ੍ਹਾਈ) ਰਖਦੇ ਹਨ ਕਿ ਉਨ੍ਹਾਂ ਉਤੇ ਨਿੰਬੂ ਟਿਕੇ ਰਹਿੰਦੇ ਹਨ। ਉਹ 


ਪੁਰਸ਼ ਹੀ ਭੰਗ ਪੀਂਦੇ ਹਨ, ਤੇਰੇ ਵਰਗੇ ਪਸ਼ੂ _ਕਿਥੇ ਪੀਂਦੇ ਹਨ।੧੪। 


ਨ _ਗੈਜੇ ਜਾਣ ਵਾਲਿਆਂ ਨੂੰ _ਗੈਜਿਤ ਕਰਨ _ਵਾਲੇ ਸਦਾ _ਅਗੰਜ _ਪੁਰਸ਼ ਹੁੰਦੇ _ਹਨ। 
ਜਿਨ੍ਹਾਂ ਦੇ ਹੱਥ ਵਿਚ ਤਲਵਾਰ ਵੇਖ ਕੇ ਡਰੇ ਹੋਇਆਂ ਦਾ ਦੁਖ ਦੂਰ ਹੋ ਜਾਂਦਾ ਹੈ। ਉਹ ਭੰਗ 
ਪੀਂਦੇ ਹਨ ਜਿਨ੍ਹਾਂ ਨੇ _(ਜਗਤ _ਵਿਚ) ਅਧਿਕ _ਜਸ ਲੈਣਾ ਹੁੰਦਾ ਹੈ। _ਉਹ _ਪਹਿਲਾਂ ਜਗਤ 
ਵਿਚ _ਤਲਵਾਰ-ਦਾਨ ਕਰਦੇ ਹਨ, ਫਿਰ _ਸੰਸਾਰ ਤੋਂ ਜਾਂਦੇ ਹਨ।੧੫। 
ਦੰਹਰਾ 

ਉਹ ਪੁਰਸ਼ ਹੀ ਨਸ਼ੇ ਦਾ ਸੇਵਨ ਕਰਦੇ ਹਨ, ਹੇ ਅਜਾਨ! ਤੂੰ ਕੀ ਨਸ਼ਾ _ਕਰੇਂਗਾ। _ਸਦਾ 
ਹੱਥ ਵਿਚ ਤਕੜੀ ਹੀ ਫੜੀ ਹੈ, (ਕਦੇ) ਲਕ _ਨਾਲ ਕ੍ਰਿਪਾਨ ਨਹੀਂ__ਕਸੀ।੧੬। 
ਦੱਖਣ? 

ਇਹ ਬੋਲ ਸੁਣ ਕੇ ਸ਼ਾਹ ਗੁੱਸੇ ਨਾਲ ਭਰ ਗਿਆ ਅਤੇ ਆਪਣੀ ਪਤਨੀ ਨੂੰ 
ਬੋਲੇ। (ਉਸ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕੀਤਾ (ਅਤੇ ਕਿਹਾ ਕਿ) ਤੂੰ 
ਕਿਉ” ਬੋਲੀ ਹੈਂ।੧੭। 

/ਣੈਸ਼ਤਗਾੀੰ ਨੰ _/ਨਹਾ-- 

ਹੇ ਸ਼ਾਹ ਜੀ! ਜੇ ਕਹੋ ਤਾਂ ਤੁਹਾਨੂੰ ਸੋਚ ਆਖਾਂ। ਫਿਰ ਵੀ (ਮੈਂ) ਮਨ 
ਪਾਸੋਂ ਬਹੁਤ ਡਰਦੀ ਹਾਂ। ਜੋ ਵੱਡਿਆਂ ਦੀ ਕੁਲ-ਰੀਤ ਚਲੀ ਆਈ ਹੈ, ਉਹ ਮੈਂ 
ਕਹਿ ਕੇ ਸੁਣਾਉ'ਦੀ ਹਾਂ।੧੮। 
ਛਮ ਛੰਦ 


ਬੰ 8 
ਪੈ, ਕੈ 


=. ਲਾ 


ਬ੍ਰਾਹਮਣਾਂ ਨੂੰ ਦਾਨ ਦੇਣਾ, _ਦੁਰਜਨਾਂ ਦੇ _ਸਿਰ ਤੇ ਖੜਕ _ਵਜਾਣਾ, ਮਹਾ ਦੁਸ਼ਟਾਂ 


ਨੂ 
ਦੇਡਿ ਦੇਣਾ, ਗਰੀਬਾਂ _ਨਿਤਾਣਿਆਂ ਦਾ _ਦਰਿਦਰ ਦੂਰ _ਕਰਨਾ, ਆਪਣੀਆਂ ਇਸਤਰੀਆਂ _ਨਾਲ 
ਕੇਲ-ਕ੍ਰੀੜਾ ਚਿਰ ਤਕ _ਕਾਇਮ ਕਰਨਾ, _ਰਣ-ਭੂਮੀ ਵਿਚ ਵੈਰੀਆਂ ਦੇ ਖੰਡੇ ਨਾਲ ਟੋਟੇ ਟੋਟੇ 


੧੨0 


ਸੀ _ਦਸਮ-ਗ੍ੂੰਥ _ਸਾਹਿਬ 


ਖੰਡ ਖੰਡ ਰਨ ਖੇਤ ਖਲਨ ਖੰਡਨ ਸੌ ਖੰਡਬ। 
ਅਮਲ ਨ ਪੀ ਏਤੀ ਕਰੈ ਕ੍ਯੋ ਆਯੋ ਮਹਿ ਲੋਕ ਮਹਿ। 


ਸੁਰ ਅਸੁਰ ਜਛ _ਗੰਧੂਬ ਸਭੈ ਤਿਹ ਨਰ ਕੌ _ਹਸਿ ਹਸਿ ਕਹਹਿ। ੧੯। 


ਛੱ 
ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ। 
ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ। 
ਸ੍ਯਾਨੋ ਅਧਿਕ _ਕਹਾਇ _ਕਾਕ _ਕੀ ਉਪਮਾ _ਪਾਵਹਿ। 
ਅੰਤ ਸ੍ਰਾਨ ਜ੍ਯੋ ਮਰੈ ਦੀਨ _ਦੁਨਿਯਾ _ਪਛੁਤਾਵਹਿ। _੨0। 
ਦੰਹਰਾ 
ਅੰਤ _ਕਾਕ _ਕੀ _ਮਿਰਿਤੁ ਮਰੈ ਮਨ ਭੀਤਰ _ਪਛੁਤਾਹਿ। 
ਖੰਡਾ ਗਹਿਯੋ ਨ ਜਸ ਲਿਯੋ ਕਛੂ ਜਗਤ ਕੇ _ਮਾਹਿ। ੨੧। 


ਨਾਹ ਲਾਲ 
ਚੱਪਲਾਂ 


ਸੁਨ _ਸਾਹੁਨਿ ਤੈ ਕਛੂ _ਨ _ਜਾਨਤ। ਸੋਫਿਨ ਸੋ ਅਮਲਿਨ ਕਹ _ਠਾਨਤ। 
ਸੋਫ਼ੀ ਰੰਕ ਦਰਸੁ _ਉਪਜਾਵੈ। _ਅਮਲੀ ਨ੍ਰਿਪਹੂੰ _ਧਾਮ _ਲੁਟਾਵੈ। _੨੨। 


/ਤੂਯਂ ਭਾਲ 

ਛਾ 
ਜੇ ਅਮਲਨ ਕਹ ਖਾਇ _ਖਤਾ ਕਬਹੂੰ ਨਹਿ _ਖਾਵੈ। 
ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੁੰਡਾਵੈ। 
ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ। 
ਭਾਤਿ _ਭਾਤਿ _ਭਾਮਿਨਨਿ ਭੋਗ _ਭਾਵਤ ਮਨ _ਦੇਹੀ। _੨੩। 


ਪਸੁ ਕੌਡੀ ਲਹੈ। ੨੫। 
ਪਰ _ਦਲਹਿ _ਨਚਾਵੈ। 


,6$) ਉਰ, % 


ਚਰਿਤ੍ਰ ਪਾਖਿਆਨ ੧੨੧ 


ਕਰਨਾ (ਆਦਿ ਕੁਸ਼ਲ ਕਰਮ ਹਨ)। ਅਮਲ ਪੀ ਕੇ ਜੋ ਇਹ ਕੁਝ ਨਹੀਂ ਕਰਦੇ, (ਉਹ) ਇਸ 
ਹੱਸ ਹੱਸ ਕੇ ਕਹਿੰਦੇ ਹਨ।੧੯। 
ਛਾਦਾ 
ਜੋ ਬੰਦਾ ਭੰਗ ਨਹੀਂ ਪੀਂਦਾ ਅਤੇ ਜਿਸ ਦਾ ਮਨ ਕੌਡੀ (ਮਾਇਆ) ਵਿਚ ਲਗਾ 
ਰਹਿੰਦਾ ਹੈ। ਜੋ ਵਿਅਕਤੀ ਅਮਲ ਨਹੀਂ _ਪੀਂਦਾ ਅਤੇ ਜਿਸ ਦਾ ਦਾਨ ਦੇਣ ਵਿਚ ਹਿਤ ਨਹੀਂ 
ਕਾਂ ਦੀ ਉਪਮਾ ਪ੍ਰਾਪਤ _ਕਰ ਕੇ _ਸਿਆਣੇ ਅਖਵਾਉਂਦੇ _ਹਨ। _ਅੰਤ _ਵਿਚ 
ਉਹ _ਸੈਸਾਰ ਵਿਚ ਕੁਤੇ ਦੀ ਮੌਤੇ ਦੀਨ ਹੋ ਕੇ ਮਰਦੇ ਹਨ ਅਤੇ ਪਛਤਾਵਾ ਕਰਦੇ ਹਨ।੨0। 


(ਉਹ) ਅੰਤ ਵਿਚ ਕਾਂ ਦੀ ਮੌਤੇ ਮਰ ਕੇ ਮਨ ਵਿਚ ਪਛਤਾਉਂਦਾ ਹੈ। (ਉਸ ਨੇ) ਨ 
ਖੰਡਾ ਫੜਿਆ ਹੈ ਅਤੇ ਨ ਹੀ ਜਗਤ ਵਿਚ ਕੁਝ ਜਸ ਲਿਆ ਹੈ।੨੧। 


ਨਾਹ ਨੇ ,ਨੈਹਾ-- 
ਚੱਪਲਾਂ 


ਹੈ।੨੨। 
/ਏਸ਼ਤਗਾੀ ਨੇ /ਕਹਾ-- 
ਛਾ 

ਜੋ (ਲੋਕ) ਅਮਲ ਖਾਂਦੇ ਹਨ, ਉਹ ਕਦੇ ਵੀ ਗ਼ਲਤੀ ਨਹੀਂ _ਕਰਦੇ। _ਉਹ ਹੋਰਾਂ ਨੂੰ 
ਛਲ ਲੈਂਦੇ ਹਨ, ਪਰ ਆਪ ਛਲੇ ਨਹੀਂ _ਜਾਂਦੇ। (ਉਹ) ਇਕ ਛਿਣ ਵਿਚ ਇਸਤਰੀ ਦਾ ਚਿਤ 
ਚੁਰਾ ਲੈਂਦੇ _ਹਨ। _(ਉਹ) ਇਸਤਰੀਆਂ ਨੂੰ ਤਰ੍ਹਾਂ ` ਤਰ੍ਹਾਂ ਦੇ _ਮਨ _ਭਾਉਂਦੇ ਰਤੀ-ਦਾਨ ਦਿੰਦੇ 
ਹਨ।੨੩। 
੭%/=ਲ 


ਅਮਲ _ਕਰਨ _ਵਾਲੇ ਇਸਤਰੀਆਂ ਨਾਲ ਭੋਗ _ਕਰਦੇ ਅਤੇ ਦੋ 
ਕ੍ਰੀੜਾ ਕਰਦੇ _ਹਨ। _ਹਿਰਨਾਂ ਵਾਂਗ _ਕੁਦ _ਕੁਦ ਕੇ ਚਤੁਰ ਨਾਰੀਆਂ ਨੂੰ ਪ੍ਰਸੰਨ _ਕਰਦੇ _ਹਨ। 
ਸੋਫ਼ੀ (ਰਤੀ-ਕ੍ਰੀੜਾ) ਆਰੰਭ _ਕਰਦਿਆਂ ਹੀ ਕੰਬ _ਕੇ ਧਰਤੀ ਉਤੇ _ਡਿਗ ਪੈਂਦੇ ਹਨ। ਉਨ੍ਹਾਂ 
ਦਾ _ਬੀਰਜ _ਖ਼ਾਰਜ _ਹੋ_ ਜਾਂਦਾ ਹੈ, (ਉਹ ਵਿਚਾਰੇ _ਭਲਾ) ਕੀ _ਰਤੀ-ਕ੍ਰੀੜਾ _ਕਰਨਗੇ।੨੪। 

(ਉਨ੍ਹਾਂ ਦਾ) ਬੀਰਜ _ਧਰਤੀ ਉਤੇ ਡਿਗ ਪੈਂਦਾ ਹੈ ਅਤੇ ਮੂੰਹ ਔਂਡੀ ਵੇਖਦੇ ਰਹਿ ਜਾਂਦੇ 
ਹਨ। ਇਸਤਰੀ ਵਲ ਵੇਖ ਕੇ ਸਿਰ ਨੀਵਾਂ ਕਰ ਲੈਂਦੇ ਹਨ। ਹਿਰਦੇ ਵਿਚ ਸ਼ਰਮਿੰਦੇ ਹੁੰਦੇ ਹਨ 
ਪਰ _ਹੱਸ ਹੱਸ ਕੇ ਗੱਲਾਂ ਕਰਦੇ _ਹਨ। _ਕਾਮਕੇਲ ਵੇਲੇ ਉਹ _ਮੂਰਖ ਇਕ ਕੌਡੀ ਵੀ ਪ੍ਰਾਪਤ 
ਨਹੀਂ _ਕਰ ਸਕਦੇ (ਭਾਵ ਆਨੰਦ _ਤੋਂ ਵਾਂਝੇ _ਰਹਿੰਦੇ ਹਨ)।੨੫। 

(ਅਮਲੀ ਲੋਕ) ਖੁਣਸ ਖਾ ਕੇ ਹੱਥ ਵਿਚ _ਬਰਛੇ ਪਕੜਦੇ ਹੋਏ ਘੋੜੇ ਨੂੰ (ਵੈਰੀ) ਦਲ 
ਉਤੇ ਨਚਾਉਂਦੇ ਹਨ। ਟੋਟੇ ਟੋਟੇ ਹੋਕੇ ਡਿਗਦੇ ਹਨ, ਪਰ (ਫਿਰ ਵੀ) ਸਾਹਮਣੇ ਪਾਸੇ ਵਲ 
ਵਧਦੇ _ਹਨ। ਤਲਵਾਰ ਦੀ ਧਾਰ ਲਗ ਜਾਣ ਤੇ ਵੀ ਮਨ ਨੂੰ ਨਹੀਂ ਡੁਲਾਉਂਦੇ। ਇਹੋ ਜਿਹੇ 


ਬੈਦੇ _ਅਪੱਛਰਾਵਾਂ _(“ਬਰੋਗਨਿ”) ਨੂੰ ਵਰ ਕੇ _ਸਵਰਗ ਨੂੰ ਪ੍ਰਾਪਤ ਕਰਦੇ _ਹਨ।੨੬। 


੧੨੨ 


ਸੀ _ਦਸਮ-ਗ੍ੰਥ _ਸਾਹਿਬ 


ਸੁਕ੍ਰਿਤ ਸੁਘਰ ਜਿਨਿ ਆਇ ਜਗਤ ਮੈ ਜਸ ਕੌ ਪਾਯੋ। 
ਬਹੁਰਿ ਖਲਨ ਕਹ _ਖੰਡਿ ਖੇਤ ਜੈ ਸਬਦ ਕਹਾਯੋ। 
ਅਮਲ ਪਾਨ ਸੁਭ _ਅੰਗ _ਧਨੁਖ ਸਰ ਜਿਨ ਲਯੋ। 
ਹੋ ਸੋ ਨਰ ਜੀਵਤ ਮੁਕਤਿ ਜਗਤ ਭੀਤਰ _ਭਯੋ। _੨੭। 


ਕਬਹੂੰ ਨ ਖਾਏ ਪਾਨ ਅਮਲ ਕਬਹੂੰ ਨਹਿ ਪੀਯੋ। 
ਕਬਹੂੰ ਨ ਖੇਲ _ਅਖੇਟਨ ਸੁਖ _ਨਿਰਧਨ ਕਹ _ਦੀਯੋ। 
ਕਬਹੂੰ ਨ ਸੌਂਧਾ ਲਾਇ ਰਾਗ ਮਨ _ਭਾਇਯੋ। 

ਹੋ _ਕਰਿਯੋ ਨ ਭਾਮਿਨ ਭੋਗ ਜਗਤ _ਕ੍ਯੋ ਆਇਯੋ। _੨੮। 


ਨਾਦ ਗੰਧ ਸੁਭ _ਇਸਤ੍ਰਨ ਜਿਨ ਨਰ _ਰਸ _ਲੀਏ। 
ਅਮਲ _ਪਾਨ _ਆਖੇਟ _ਦੁੂਜਨ _ਦੁਖਿਤ _ਕੀਏ। 
ਸਾਧੁ ਸੇਵਿ ਸੁਭ ਸੰਗ ਭਜਤ ਹਰਿ ਜੂ ਭਏ। 
ਹੋ ਤੇ ਦੈ ਜਸ ਦੁੰਦਭੀ ਜਗਤ ਯਾ _ਤੇ ਗਏ। ੨੯। 


ਚਤੁਰਿ ਨਾਰਿ ਬਹੁ _ਭਾਤਿ ਰਹੀ ਸਮੁਝਾਇ ਕਰਿ। 

ਮੂਰਖ _ਨਾਹ _ਨ ਸਮੁਝਿਯੋ ਉਠਿਯੋ ਰਿਸਾਇ _ਕਰਿ। 

ਗਹਿਕੈ _ਤਰੁਨਿ ਤੁਰੰਤ ਤਰਲ _ਤਾਜਨ _ਮਰਿਯੋ। 

ਹੋ ਤਬ ਤ੍ਰਿਯ ਠਾਢ ਚਰਿਤ ਤਹੀ ਇਹ ਬਿਧਿ ਕਰਿਯੋ। _੩0। 

ਛਿਤ ਪਰ ਖਾਇ ਪਛਾਰ ਪਰੀ ਮੁਰਛਾਇ ਕਰਿ। 

ਹਾਇ ਹਾਇ ਕਰਿ ਸਾਹੁ ਲਈ ਉਰ ਲਾਇ ਕਰਿ। 

ਲਾਖ _ਲਹੇ ਤੁਮ ਬਚੇ ਕਹੋ ਕ੍ਯਾ _ਕੀਜਿਯੈ। 

ਹੋ ਕਹਿਯੋ ਨ੍ਰਿਪ ਸਹਿਤ ਭੋਜਨ ਸਭ _ਕਹ __ਦੀਜਿਯੈ। _੩੧। 
ਦੰਹਰਾ 

ਸਾਹੁ _ਤਬੈ ਭੋਜਨ _ਕਰਾ ਨਾਨਾ _ਬਿਧਨ _ਬਨਾਇ। 

ਊਚ _ਨੀਚ _ਰਾਜਾ_ਪ੍ਰਜਾ ਸਭ ਹੀ ਲਏ ਬੁਲਾਇ। ੩੨। 


ਚੱਪਲਾਂ 
ਪਾਤਿ _ਲੋਗਨ _ਬੈਠਾਯੋ। _ਭਾਤਿ _ਭਾਤਿ `ਭੋਜਨਹਿ _ਖਵਾਯੋ। 
ਨਿਿਪਤਿ ਸੋ ਨੇਹ _ਲਗਾਇਸਿ। ਬਾਤਨ ਸੌ ਤਾ ਕੋ ਉਰਝਾਇਸਿ। ੩੩। 


ਦੰਹਰਾ” 
ਭੋਜਨ ਤਿਨੈ _ਖਵਾਇਯੋ ਭਾਂਗ ਭੋਜ ਮੈ _ਪਾਇ। 
ਰਾਜਾ ਕੋ ਪਤਿ ਕੇ ਸਹਿਤ ਛਲ ਸੌ ਗਈ ਸੁਵਾਇ। ੩੪। 
ਭਾਂਗਿ ਖਾਇ ਰਾਜਾ _ਜਗਿਯੋ ਸੋਫੀ ਭਯੋ _ਅਚੇਤ। 
ਮਿਤ੍ਰ ਭਏ ਤਿਹ ਨਾਰਿ ਕੋ ਤਬ ਹੀ ਬਨਿਯੋ ਸੈਕੇਤ। ੩੫। 


ਚਰਿਤ੍ਰ ਪਾਖਿਆਨ ੧੨੩ 


ਹਨ। _ਉਹ ਵਿਅਕਤੀ ਜਗਤ ਵਿਚ _ਜੀਵਨ-ਮੁਕਤ ਹੁੰਦੇ ਹਨ ਜੋ ਅਮਲ 


ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ 
ਸ਼ਿਕਾਰ ਨਹੀਂ ਖੇਡਿਆ (ਅਤੇ _ਦਾਨ ਕਰ ਕੇ) ਨਿਰਧਨਾਂ ਨੂੰ ਸੁਖ _ਨਹੀਂ ਦਿੱਤਾ, 
ਸੁਗੰਧੀ ਨਹੀਂ ਲਗਾਈ _ਅਤੇ _ਰਾਗ (ਉਨ੍ਹਾਂ ਦੇ) ਮਨ ਨੂੰ 
ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, (ਦਸੋ ਉਹ) 
ਆਇਆ ਹੈ।੨੮। 


ਵਜਾ ਕੇ ਗਏ ਹਨ।੨੯। 


(ਉਹ) ਚਤੁਰ ਇਸਤਰੀ ਕਈ ਢੰਗਾਂ ਨਾਲ _(ਪਤੀ ਨੂੰ) ਸਮਝਾ ਹਟੀ, (ਪਰ _ਉਹ) 
ਮੂਰਖ ਪਤੀ ਨ ਸਮਝਿਆ ਅਤੇ ਰੋਹ ਵਿਚ ਆ ਕੇ ਉਠ ਖੜੋਤਾ। ਇਸਤਰੀ ਨੂੰ ਪਕੜ ਕੇ 
ਲਚਕਦਾਰ _ਚਾਬਕ (“ਤਰਲ _ਤਾਜਨ”) ਨਾਲ _ਮਾਰਿਆ। ਤਾਂ ਇਸਤਰੀ ਨੇ ਖੜੋ ਕੇ ਇਸ ਤਰ੍ਹਾਂ 
ਚਰਿਤ੍ਰ _ਕੀਤਾ।੩0। 

ਉਹ ਭਵਾਟਣੀ ਖਾ ਕੇ ਧਰਤੀ ਉਤੇ ਬੇਹੋਸ਼ ਹੋ ਕੇ ਡਿਗ ਪਈ। ਸ਼ਾਹ ਨੇ “ਹਾਇ ਹਾਇ” 
ਕਰ ਕੇ ਛਾਤੀ ਨਾਲ _ਲਗਾ _ਲਈ। _(ਕਹਿਣ ਲਗਾ ਮੈਂ ਤਾਂ) ਲਖ ਕਮਾ ਤੋ 
ਜਾਏ, ਦਸ (ਹੁਣ ਮੈਂ) ਕੀ ਕਰਾਂ। (ਇਸਤਰੀ ਨੇ ਉੱਤਰ ਦਿੱਤਾ ਕਿ) 
ਭੋਜਨ ਕਰਾਓ।੩੧। 


ਤਰ 
ਨ 


ਦੰਹਰਾ” 

ਤਦ ਸ਼ਾਹ ਨੇ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਵਾਇਆ ਅਤੇ ਉੱਚੇ ਨੀਵੇਂ, ਰਾਜਾ 
ਪ੍ਰਜਾ, _ਸਭ ਨੂੰ ਬੁਲਾ _ਲਿਆ।੩੨। 
ਚੱਪਾਣ 

ਲੋਕਾਂ ਨੂੰ _ਪੰਗਤਾਂ ਵਿਚ _ਬਿਠਾਇਆ ਅਤੇ _ਭਾਂਤ ਭਾਂਤ ਦਾ ਭੋਜਨ ਖਵਾਇਆ। ਇਸ 
ਤਰ੍ਹਾਂ ਰਾਜੇ ਨਾਲ ਪ੍ਰੇਮ ਲਗਾ _ਲਿਆ ਅਤੇ ਗੱਲਾਂ ਨਾਲ _ਉਸ ਨੂੰ ਉਲਝਾ _ਲਿਆ _(ਅਰਥਾਤ[ 
ਆਕਰਸ਼ਿਤ _ਕਰ _ਲਿਆ)।੩੩। 
ਦੰਹਰਾ” 

ਭੋਜਨ ਵਿਚ ਭੰਗ ਪਾਕੇ ਉਨ੍ਹਾਂ ਨੂੰ ਖਾਣਾ ਖਵਾ ਦਿੱਤਾ। ਰਾਜੇ ਨੂੰ ਛਲ ਪੂਰਵਕ ਪਤੀ 
ਨਾਲ _ਸੁਆ ਦਿੱਤਾ।੩੪। ਭੰਗ ਖਾ ਕੇ ਰਾਜਾ ਸਚੇਤ (ਸਾਵਧਾਨ) ਹੋ _ਗਿਆ ਅਤੇ ਸੋਫ਼ੀ 
(ਸ਼ਾਹ) ਸੌਂ _`ਗਿਆ। (ਰਾਜਾ) ਉਸ ਇਸਤਰੀ ਦਾ ਮਿਤਰ ਬਣ ਗਿਆ ਅਤੇ ਤਦ ਹੀ (ਸੈਯੋਗ 
ਪ੍ਰਾਪਤ _ਕਰਨ ਦਾ) _ਸੈਕੇਤ ਹੋ __ਗਿਆ।੩੫। 


੧੨੪ 


ਚੱਪਲਾਂ 
ਲੋਗ ਜਿਵਾਇ ਬਚਨ _ਇਮਿ ਭਾਖਾ। _ਸਿਗਰੋ ਦਿਵਸ ਰਾਇ ਹਮ ਰਾਖਾ। 
ਸਾਝ ਪਰੇ ਰਾਜਾ ਘਰ _ਐਹੈ। ਤੁਮਹੂੰ ਤਬੈ ਬੁਲਾਇ ਪਠੈਹੈ। _੩੬। 


ਭਾਲੰਨਾ ਛੰਦ 
ਮਿਲਿਯੋ ਜਾਨ _ਪ੍ਯਾਰਾ ਲਗੇ ਨੈਨ _ਐਸੇ। ਮਨੋ _ਫਾਧਿ ਫਾਧੈ ਮ੍ਰਿਗੀ ਰਾਟ ਜੈਸੇ। 
ਲਯੋ ਮੋਹਿ ਰਾਜਾ ਮਨੋ _ਮੋਲ _ਲੀਨੋ। _ਤਹੀ _ਭਾਵਤੋ _ਭਾਮਨੀ ਭੋਗ _ਕੀਨੋ। _੩੭। 


ਰਹਿਯੋ ਸਾਹੁ _ਡਾਰਿਯੋ ਕਛੂ ਨ ਬਿਚਾਰਿਯੋ। ਮਨੋ _ਲਾਤ ਕੇ ਸਾਥ _ਸੈਤਾਨ ਮਾਰਿਯੋ। 
ਪਸੂਹਾ ਨ ਭਾਖੈ ਉਠੈ ਨ ਉਘਾਵੈ। ਇਤੈ ਨਾਰਿ ਕੌ ਰਾਜ ਬਾਂਕੋ _ਬਜਾਵੈ। ੩੮। 


ਜੁ ਕਛੁ ਧਾਮ ਮਹਿ ਧਨ ਹੁਤੋ ਘਾਲਿ ਤਿਸੀ ਮਹਿ ਲੀਨ। ੩੯। 


%7ਤਲ 
ਆਪੁ ਦੌਰਿ ਤਾਹੀ ਪਰ ਚੜੀ ਬਨਾਇ ਕੈ। 
ਨ ਕੇ ਸਾਥ ਅਧਿਕ ਸੁਖ ਪਾਇ ਕੈ। 
ਨਾਰੀ ਕਹ ਰਾਇ ਅਪਨੇ ਘਰ _ਗਯੋ। 
ਸੂਮ 


ਮਨ 
1 


ਸੋਫਿਯਹਿ ਬਾਧਿ ਪਾਲਕੀ ਤਰ _ਲਯੋ। 80। 


ਚੱਪਲਾਂ 
ਬੀਤੀ _ਰੈਯਨਿ ਭਯੋ __ਉਜਿਆਰਾ। _ਤਬੈ ਸਾਹੁ _ਦੁਹੂੰ _ਦ੍ਰਿਗਨ _ਉਘਾਰਾ। 
ਮੋਹਿ ਪਾਲਕੀ ਤਰ ਕਿਹ _ਰਾਖਾ। ਬਚਨ _ਲਜਾਇ ਐਸ ਬਿਧਿ ਭਾਖਾ। ੪੨। 


ਮੈ ਜੁ ਕੁਬੋਲ ਨਾਰਿ ਕਹ ਕਹੇ। ਤੇ ਬਚ ਬਸਿ ਵਾ ਕੇ ਜਿਯ ਰਹੇ। 
ਲਛਮੀ ਸਕਲ ਨਾਰਿ ਜੁਤ _ਹਰੀ। ਮੋਰੀ ਬਿਧਿ ਐਸੀ ਗਤਿ _ਕਰੀ। ੪੩। 


ਕਾਂੜਯਂ _ਠਾਚ 
ਦੰਹਰਾ 


ਫਲਤ ਭਾਗ ਹੀ ਸਰਬਦਾ ਕਰੋਂ _ਕੈਸਿਯੈ ਕੋਇ। 
ਜੋ _ਬਿਧਨਾ ਮਸਤਕ ਲਿਖਾ ਅੰਤ _ਤੈਸਿਯੈ ਹੋਇ। ੪੪। 


ਚਰਿਤ੍ਰ ਪਾਖਿਆਨ ੧੨੫ 


ਚੱਪਲਾਂ 
ਲੋਕਾਂ ਨੂੰ ਭੋਜਨ ਕਰਾ ਕੇ (ਇਸਤਰੀ ਨੇ) ਇਸ ਤਰ੍ਹਾਂ ਕਿਹਾ ਕਿ ਮੈਂ ਸਾਰਾ ਦਿਨ ਰਾਜੇ 


ਨੂੰ (ਆਪਣੇ ਕੋਲ) ਰਖਾਂਗੀ। ਸ਼ਾਮ ਪੈਣ ਤੇ ਰਾਜਾ ਘਰ _ਆਵੇਗਾ। _ਤਦ ਹੀ ਤੁਹਾਨੂੰ (ਭਾਵ] 


ਮੰਤਰੀਆਂ ਅਤੇ _ਸਾਊਆਂ ਨੂੰ) ਬੁਲਾ _ਲਏਗਾ।੩੬। 
ਭਾਲੰਨ ਛੰਦ 

(ਇਸਤਰੀ ਨੂੰ) ਪ੍ਰਾਣ ਪਿਆਰਾ ਮਿਲ ਗਿਆ ਅਤੇ ਨੈਣ ਇਸ ਤਰ੍ਹਾਂ ਲਗ ਗਏ, ਮਾਨੋ 
ਕਾਲਾ ਹਿਰਨ ਫੈਧੇ ਵਿਚ ਫਸ ਗਿਆ ਹੋਵੇ। ਉਸ ਨੇ ਰਾਜੇ ਨੂੰ ਇਸ ਤਰ੍ਹਾਂ ਮੋਹ ਲਿਆ, ਮਾਨੋ 
ਮੁੱਲ _ਖੁਰੀਦ ਲਿਆ ਹੋਵੇ। ਉਸ _ਨਾਲ ਇਸਤਰੀ ਨੇ _ਮਨ _ਇਛਿਤ ਭੋਗ _ਕੀਤਾ।੩੭। 

ਸ਼ਾਹ ਬੇਹੋਸ਼ ਪਿਆ ਰਿਹਾ ਅਤੇ ਕੁਝ ਵੀ ਸੋਚ ਨ ਸਕਿਆ। (ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ ਸ਼ੈਤਾਨ ਨੇ ਲੱਤਾਂ ਨਾਲ ਮਾਰਿਆ ਹੋਵੇ। (ਉਹ) ਮੂਰਖ ਨ ਬੋਲ ਰਿਹਾ ਸੀ, ਨ ਉਠਦਾ ਸੀ 
ਅਤੇ ਨ ਹੀ ਊਂਘਦਾ ਸੀ। ਇਧਰ ਬਾਂਕਾ ਰਾਜਾ ਇਸਤਰੀ ਨਾਲ ਸੈਯੋਗ ਕਰ ਰਿਹਾ ਸੀ।੩੮। 
ਦੰਹਰਾ 

ਸ਼ਾਹ ਨੂੰ ਪਾਲਕੀ ਦੇ ਹੇਠਾਂ ਕਰ ਕੇ ਬੰਨ੍ਹ ਦਿੱਤਾ ਅਤੇ ਘਰ _ਵਿਚ ਜੋ ਕੁਝ ਧਨ ਸੀ, 
ਉਸ ਨੂੰ ਪਾਲਕੀ _ਵਿਚ _ਪਾ _ਲਿਆ।੩੯। 


੭%/ਤਲ 


ਆਪ ਦੌੜ ਕੇ ਉਸ ਪਾਲਕੀ ਵਿਚ ਜਾ _ਚੜ੍ਹੀ। ਰਾਜੇ ਨਾਲ ਬਹੁਤ ਸੁਖ਼ ਪ੍ਰਾਪਤ _ਕਰ 
ਕੇ _ਰਮਣ _ਕੀਤਾ। ਇਸਤਰੀ ਨੂੰ ਲੈ _ਕੇ _ਰਾਜਾ ਆਪਣੇ ਘਰ _ਗਿਆ ਅਤੇ ਸ਼ੂਮ ਸੋਫ਼ੀ ਨੂੰ 
ਪਾਲਕੀ _ਹੇਠਾਂ ਬੰਨ੍ਹ _ਦਿੱਤਾ।੪0। 


ਜਦ ਦੋਵੇਂ ਮਰਦ ਅਤੇ ਇਸਤਰੀ (ਰਾਜਾ ਅਤੇ _ਸ਼ਾਹਣੀ) ਸੁਖੀ ਸਾਂਦੀ ਘਰ ਪਹੁੰਚ 
ਗਏ (ਤਾਂ ਉਨ੍ਹਾਂ ਨੇ) ਕਿਹਾ ਕਿ ਪਾਲਕੀ ਨੂੰ ਸ਼ਾਹ ਦੇ ਘਰ ਭੇਜ ਦਿਓ। (ਪਾਲਕੀ ਦੇ) ਹੇਠਾਂ 
ਬੈਨ੍ਹਿਆਂ ਹੋਇਆ ਸ਼ਾਹ ਉਥੇ (ਆਪਣੇ ਘਰ) ਆ ਗਿਆ ਜਿਥੋਂ ਰਾਜਾ ਧਨ ਸਹਿਤ ਇਸਤਰੀ 
ਨੂੰ ਹਰ ਕੇ ਲੈ ਗਿਆ ਸੀ।੪੧। 


ਚੱਲ? 

(ਜਦ) ਰਾਤ _ਬੀਤ ਗਈ ਅਤੇ _ਸਵੇਰਾ ਹੋ ਗਿਆ, ਤਦ ਸ਼ਾਹ ਨੇ ਦੋਹਾਂ _ਨੇਤਰਾਂ ਨੂੰ 
ਉਘਾੜਿਆ। ਸ਼ਰਮਸਾਰ ਹੋ ਕੇ _ਇਸ ਤਰ੍ਹਾਂ ਕਹਿਣ ਲਗਾ ਕਿ ਮੈਨੂੰ ਪਾਲਕੀ ਹੇਠ _ਕਿਸ 
ਬੈਨ੍ਹਿਆ ਹੈ?।੪੨। 


੧੨੬ 


ਸੀ _ਦਸਮ-ਗ੍ਰੰਥ _ਸਾਹਿਬ 


੭%#=ੜਲ 
ਸੁਧਿ ਪਾਈ ਜਬ ਸਾਹੁ ਨ੍ਯਾਇ ਮਸਤਕ _ਰਹਿਯੋ। 
ਦੂਜੇ ਮਨੁਖਨ ਪਾਸ ਨ ਭੇਦ ਮੁਖ ਤੈ ਕਹਿਯੋ। 
ਭੇਦ ਅਭੇਦ ਕੀ ਬਾਤ ਚੀਨਿ ਪਸੁ ਨ ਲਈ। 
ਹੋ ਲਖਿਯੋ ਦਰਸੁ ਲੈ ਨ੍ਹਾਨ ਤੀਰਥਨ ਕੌ ਗਈ। _੪੫। ੧। 


/ਛਤ ਸੀ ਯਾੰਰਤਹ ਪਖ੍ਯਾਨੇ ਰਨ ਲਾਰੇਤ੍ਹੇ ਅਰ ਭੂਪ ਅੰਾਦੇ ਲੋਟ ਸੌਂ ਪੌਤਾਲਸ ਗਾਹੇੜ੍ਹ ਗਆਪਤਮਆ 
ਮਤੁ ਨਭ# ਅਤ) ੨੪੫੭ ੪੬7੯7 ਅਆਠਲਹੰ/ 


ਚੱਪਲਾਂ 


ਪੂਰਬ _ਦਿਸਿ ਇਕ ਤਿਲਕ ਨ੍ਰਿਪਤ _ਬਰ। _ਭਾਨ _ਮੌਜਰੀ ਨਾਰਿ ਤਵਨ _ਘਰ। 
ਚਿਤੂ ਬਰਨ ਇਕ ਸੁਤ ਗ੍ਰਿਹ ਵਾ ਕੇ। ਇੰਦੂ ਚੰਦੂ ਛਬਿ ਤੁਲ ਨ ਤਾ ਕੇ। ੧। 


%7ਤਲ 
ਜੇ _ਤਰੂਨੀ ਨ੍ਰਿਪ ਸੁਤ ਕੀ ਪ੍ਰਭਾ _ਨਿਹਾਰਈ। 
ਲੋਕ ਲਾਜ ਤਜਿ ਤਨ ਮਨ ਧਨ ਕਹ _ਵਾਰਈ। 
ਬਿਰਹ _ਬਾਨ _ਤਨ ਬਿਧੀ ਮੁਗਧ ਹ੍ਹੈ ਝੂਲਹੀ। 
ਹੋ ਮਾਤ ਪਿਤਾ ਪਤਿ ਸੁਤ ਕੀ ਸਭ ਸੁਧ ਭੂਲਹੀ। ੨। 


ਦੰਹਰਾ 
ਛੇਮ ਕਰਨ ਇਕ ਸਾਹੁ ਕੀ ਸੁਤਾ ਰਹੈ ਸੁਕੁਮਾਰਿ। 
ਉਰਝਿ ਰਹੀ ਮਨ ਮੈ _ਘਨੀ ਨਿਰਖਤ ਰਾਜ _ਦੁਲਾਰਿ। ੩। 
੭%/=ਤਲ 


ਹੋ ਚਿਤ੍ਰ ਬਰਨ ਨ੍ਰਿਪ ਸੁਤ ਪਹਿ ਦਈ ਪਠਾਇ ਕੈ। ੪। 
ਨਿਜ ਨਾਰੀ ਮੁਹਿ ਕਰਿਯੋ ਕੁਅਰ ਕਰੁ ਆਇ ਕਰਿ। 
ਭਾਤਿ ਭਾਤਿ ਸੋ ਭਜੋ ਪਰਮ ਸੁਖ ਪਾਇ ਕਰਿ। 

ਭੂਪ ਤਿਲਕ ਕੀ ਕਾਨਿ ਨ ਚਿਤ ਮਹਿ ਕੀਜਿਯੈ। 
ਹੋ ਮਨਸਾ ਪੂਰਨ ਮੋਰਿ ਸਜਨ ਕਰਿ ਦੀਜਿਯੈ। ੫। 


ਕੁ#ਰ _ਯਾਲ਼ 
ਦੱਖਣ? 

ਇਕ ਠਾ ਸੁਨੇ ਅਨੂਪਮ ਹਯ ਹੈ। ਸ਼ੇਰ ਸ਼ਾਹਿ ਲੀਨੇ ਦ੍ਰੈ ਹੈ ਹੈ। 

ਰਾਹੁ ਸੁਰਾਹੁ ਨਾਮ ਹੈ ਤਿਨ ਕੇ। ਅੰਗ ਸੁਰੰਗ ਬਨੇ ਹੈ ਜਿਨ ਕੇ। ੬। 


ਚਰਿਤ੍ਰ ਪਾਖਿਆਨ ੧੨੭ 


੭%/=ਲ 


ਜਦ ਸ਼ਾਹ ਨੂੰ ਹੋਸ਼ ਪਰਤੀ ਤਾਂ ਸਿਰ ਨੀਵਾਂ ਕਰ ਕੇ ਰਹਿ ਗਿਆ ਅਤੇ ਹੋਰਾਂ ਬੈਦਿਆਂ 
ਕੋਲ ਭੇਦ ਦੀ ਗੱਲ ਨ ਕੀਤੀ। ਉਸ ਮੂਰਖ ਨੇ ਭੇਦ ਅਭੇਦ ਦੀ ਗੱਲ ਨ __ਸਮਝੀ। ਇਹ 
ਸਮਝਿਆ ਕਿ (ਘਰ ਦਾ) ਧਨ ਲੈ ਕੇ ਤੀਰਥਾਂ ਦਾ ਇਸ਼ਨਾਨ ਕਰਨ ਗਈ ਹੈ।੪੫। 


/ਏਥੋ ਨੰ ਲਾਰਤੁੱਪ/ਸਆਨ ਦੇ ਤੁੰਆ ਲਾਠਤ ਦੇ ਹਾਂ ਭੂਪ ਅੰਭਾਦ ਦੇ ੨੪੫ਵ' ਲਾਰੜ੍ਹ ਦੀ ਨਆਘਤਨ 
ਭਾ _ਨੂਭ _ਹੈ/ _2੪੫/ ੪੬0੯/ ਚਲਟਾ/ 


ਜੱਪਣਾ 

ਪੂਰਬ ਦਿਸ਼ਾ ਵਿਚ ਇਕ ਤਿਲਕ ਨਾਂ ਦਾ ਸ੍ਰੇਸ਼ਠ ਰਾਜਾ (ਰਹਿੰਦਾ ਸੀ)। ਉਸ ਦੇ ਘਰ 
ਭਾਨ ਮੰਜਰੀ ਇਸਤਰੀ ਸੀ। ਚਿਤ੍ਰ ਬਰਨ ਨਾਂ ਦਾ ਇਕ ਪੁੱਤਰ ਉਸ ਦੇ ਘਰ ਸੀ ਜਿਸ ਦੀ 
ਸੁੰਦਰਤਾ ਦੇ _ਬਰਾਬਰ ਇੰਦਰ ਅਤੇ ਚੰਦੂਮਾ _ਵੀ ਨਹੀਂ _ਸੀ।੧। 
੭%#ਤੜਾਲ਼ 

ਜੋ ਇਸਤਰੀ ਰਾਜੇ ਦੇ ਪੁੱਤਰ ਦੀ ਸੁੰਦਰਤਾ ਨੂੰ ਵੇਖਦੀ ਸੀ, ਉਹ ਲੋਕ ਲਾਜ ਨੂੰ ਛਡ 
ਕੇ, ਤਨ ਮਨ ਅਤੇ ਧਨ ਨੂੰ ਵਾਰ ਦਿੰਦੀ ਸੀ। ਉਹ ਬਿਰਹੋਂ ਦੇ ਬਾਣ ਨਾਲ ਵਿੰਨ੍ਹੀਆਂ ਹੋਈਆਂ 
ਮੁਗਧ ਹੋਕੇ ਝੂਲਦੀਆਂ ਸਨ ਅਤੇ ਮਾਤਾ, ਪਿਤਾ, ਪਤਿ _ਅਤੇ ਪੁੱਤਰ ਦੀ ਸਭ _ਸੁਰਤ _ਭੁਲ 
ਜਾਂਦੀਆਂ ਸਨ।੨। 


ਦੰਹਰਾ” 

ਛੇਮ ਕਰਨ ਨਾਂ ਦੇ ਇਕ ਸ਼ਾਹ ਦੀ ਕੋਮਲ ਪੁੱਤਰੀ (ਉਥੇ) ਰਹਿੰਦੀ ਸੀ। (ਉਸ) ਰਾਜ 
ਕੁਮਾਰ ਨੂੰ ਵੇਖ _ਕੇ ਮਨ ਵਿਚ ਬਹੁਤ _ਉਲਝ _ਗਈ। (ਭਾਵ ਮੋਹਿਤ ਹੋ __ਗਈ)੩। 
੭%/=ੜਲ 


ਕੁੰਵਰ ਨੂੰ ਵੇਖ ਕੇ ਸੂਰਨ ਮੌਜਰੀ ਮੋਹਿਤ ਹੋ ਗਈ। (ਉਸ ਨੇ) ਰੁਕਮ ਮੌਜਰੀ ਨਾਂ ਦੀ 
ਇਕ ਸਖੀ ਨੂੰ ਬੁਲਾ ਲਿਆ। ਆਪਣੇ ਮਨ ਦਾ ਭੇਦ ਉਸ ਨੂੰ ਦਸ ਕੇ ਚਿਤ੍ਰ ਬਰਨ ਨਾਂ ਦੇ 
ਰਾਜੇ ਦੇ ਪੁੱਤਰ ਪਾਸ ਭੇਜ _ਦਿੱਤੀ।੫। 


(ਸ਼ਾਹ ਦੀ ਪੁੱਤਰੀ ਨੇ ਕਹਿ ਭੇਜਿਆ--) ਹੇ ਕੁੰਵਰ ਜੀ! ਮੈਨੂੰ ਆ ਕੇ ਆਪਣੀ ਇਸਤਰੀ 
ਬਣਾਓ ਅਤੇ ਭਾਂਤ ਭਾਂਤ ਦਾ (ਮੇਰੇ ਨਾਲ) ਸੰਯੋਗ ਕਰ ਕੇ ਬਹੁਤ ਸੁਖ ਪ੍ਰਾਪਤ _ਕਰੋ। _ਰਾਜਾ 
ਤਿਲਕ ਦੀ ਮਨ ਵਿਚ ਪਰਵਾਹ ਨ ਕਰੋ ਅਤੇ ਹੇ ਸੌਜਨ! ਮੇਰੇ ਮਨ ਦੀ ਇੱਛਾ ਪੂਰੀ ਕਰ 
ਦਿਓ।੫। 
ਕੁੱਵਰਾ ਨੰ /ਨੈਹਾ-- 
ਚੱਪਾਣ 

(ਸੈਂ) ਸੁਣਿਆ ਹੈ ਕਿ ਇਕ ਥਾਂ (ਦੋ) ਅਨੂਪਮ ਘੋੜੇ ਹਨ। (ਉਹ) ਦੋਵੇਂ ਘੋੜੇ ਸ਼ੇਰ 
ਸ਼ਾਹ ਨੇ ਲੈ ਲਏ ਹਨ। ਉਨ੍ਹਾਂ ਦੇ ਨਾਂ ਰਾਹੁ ਅਤੇ ਸੁਰਾਹੁ ਹਨ ਅਤੇ ਉਨ੍ਹਾਂ ਦੇ ਬਹੁਤ ਸੁੰਦਰ 
ਅੰਗ _ਫਬਦੇ _ਹਨ।੬। 


੧੨੮ 


ਸੀ _ਦਸਮ-ਗ੍ੂੰਥ _ਸਾਹਿਬ 


ਜੌ ਤਾ ਤੇ ਦੂੈ ਹੈ ਹਰਿ ਲ੍ਯਾਵੈ। ਬਹੁਰਿ ਆਹਿ ਮੁਰਿ ਨਾਰਿ ਕਹਾਵੈ। 
ਤਬ ਹਮ ਸੰਕ ਤ੍ਯਾਗ ਤੁਹਿ _ਬਰਹੀ। ਭੂਪ ਤਿਲਕ ਕੀ _ਕਾਨਿ ਨ ਕਰਹੀ। _੭। 


ਸਾਹੁ ਸੁਤਾ ਜਬ ਯੋ ਸੁਨਿ ਪਾਵਾ। _ਚੰਡਾਰਿਨਿ ਕੋ ਭੇਸ _ਬਨਾਵਾ। 
ਕਰ ਮੋ ਧਰਤ ਬੁਹਾਰੀ ਭਈ। ਸ਼ੇਰ ਸ਼ਾਹਿ ਕੇ ਮਹਲਨ ਗਈ। ੮। 
ਦੰਹਾਰਾ 
ਹਜਰਤਿ ਕੇ ਘਰ ਮੋ ਧਸੀ ਐਸੋ ਭੇਸ ਬਨਾਇ। 
ਰਾਹੁ ਸੁਰਾਹੁ ਜਹਾ _ਹੁਤੇ ਤਹੀ ਪਹੂਚੀ ਜਾਇ। ੯। 
%7ਤਲ 
ਬਧੇ ਹੁਤੇ ਜਹ ਦ੍ਰੈ ਹੈ ਝਰੋਖਾ ਕੇ ਤਰੈ। 
ਜਹਾ ਨ ਚੀਟੀ ਪਹੁਚੈ ਪਵਨ ਨ ਸੈਚਰੈ। 
ਤਹੀ ਤਰੁਨਿ ਇਹ ਭੇਸ ਪਹੂਚੀ ਜਾਇ _ਕਰਿ। 
ਹੋ _ਅਰਧ ਰਾਤ੍ਹਿ ਭੇ ਛੋਰਾ ਬਾਜ ਬਨਾਇ _ਕਰਿ। ੧0। 


ਚੱਪਲਾਂ 


ਦੰਹਰਾ 
ਸਾਹ _ਝੋਰੋਖਾ ਕੇ ਭਏ ਪਰੀ ਤੁਰੰਗ ਕੁਦਾਇ। 
ਸੰਕਾ ਕਰੀ ਨ ਜਾਨ ਕੀ ਪਰੀ ਨਦੀ ਮੋ ਜਾਇ। ੧੨। 
ਚੱਪਣਾ 
ਝਰਨਾ ਮਹਿ ਤੇ _ਬਾਜਿ _ਨਿਕਾਰਿਸਿ। ਗਹਿਰੀ ਨਦੀ ਬਿਥੈ ਲੈ _ਡਾਰਿਸਿ। 
ਜਿਯ ਅਪਨੇ ਕਾ ਲੋਭ ਨ ਕਰਾ। ਇਹ ਛਲ ਰਾਹੁ ਅਸ੍ਹ ਕਹ ਹਰਾ। ੧੩। 
ਜਬ ਬਾਜੀ ਹਜਰਤਿ ਕੋ _ਗਯੋ। _ਸਭਹਿਨ ਕੋ _ਬਿਸਮੈ ਜਿਯ _ਭਯੋ। 
ਜਹਾ ਨ ਸਕਤ ਪ੍ਰਵੇਸ ਪਵਨ _ਕਰਿ। ਤਹ ਤੇ ਲਯੋ _ਤੁਰੰਗਮ ਕਿਨ _ਹਰਿ। ੧੪। 
ਪ੍ਰਾਤ ਬਚਨ _ਹਜਰਤਿ ਇਮ _ਕਿਯੋ। ਅਭੈ ਦਾਨ ਚੋਰਹਿ ਮੈ ਦਿਯੋ। 
ਜੋ ਵਹ ਮੋ ਕਹ ਬਦਨ ਦਿਖਾਵੈ। ਬੀਸ _ਸਹਸੂ _ਅਸਰਫੀ ਪਾਵੈ। _੧੫। 


ਅਭੈ ਦਾਨ ਤਾ ਕੌ ਮੈ ਦ੍ਯਾਯੋ। ਖਾਈ ਸਪਤ ਕੁਰਾਨ ਉਚਾਯੋ। 
ਤਬ ਤ੍ਰਿਯ ਭੇਸ ਪੁਰਖ ਕੋ _ਧਰਾ। ਸੇਰ ਸਾਹ ਕਹ ਸਿਜਦਾ _ਕਰਾ। _੧੬। 


ਚਰਿਤ੍ਰ ਪਾਖਿਆਨ ੧੨੯ 


(ਤੂੰ) ਜੇ ਉਥੋਂ ਦੋਵੇਂ ਘੋੜੇ ਹਰ ਲਿਆਵੇ (ਤਾਂ) ਫਿਰ ਆ ਕੇ ਮੇਰੀ ਪਤਨੀ ਅਖਵਾਈਂ। 
ਤਦ ਮੈਂ ਨਿਸੰਗ ਹੋ ਕੇ ਤੇਰੇ ਨਾਲ ਵਿਆਹ ਕਰਾਂਗਾ ਅਤੇ ਰਾਜਾ ਤਿਲਕ ਦੀ ਪਰਵਾਹ ਨਹੀਂ 
ਕਰਾਂਗਾ।੭। 

ਸ਼ਾਹ ਦੀ ਪੁੱਤਰੀ ਨੇ ਜਦ ਇਸ ਤਰ੍ਹਾਂ ਸੁਣਿਆ ਤਾਂ ਚੂੜ੍ਹੀ ('ਚੋਡਾਰਿਨਿ') ਦਾ ਭੇਸ ਬਣਾ 
ਲਿਆ। ਹੱਥ ਵਿਚ ਬੁਹਾਰੀ ਪਕੜ _ਲਈ ਅਤੇ ਸ਼ੇਰ ਸ਼ਾਹ ਦੇ ਮਹੱਲਾਂ ਵਿਚ ਗਈ।੮। 
ਦੰਹਰ” 

ਅਜਿਹਾ ਭੇਸ ਬਣਾ ਕੇ ਬਾਦਸ਼ਾਹ ਦੇ ਘਰ ਵਿਚ ਜਾ ਵੜੀ। ਜਿਥੇ ਰਾਹੁ ਅਤੇ ਸੁਰਾਹੁ 
(ਨਾਂ ਦੇ ਘੋੜੇ) ਸਨ, ਉਥੇ ਜਾ ਪਹੁੰਚੀ।੯। 


੭%/ਤ=ਲ 


ਜਿਥੇ ਦੋਵੇਂ ਘੋੜੇ ਝਰੋਖੇ ਹੇਠਾਂ ਬੰਨ੍ਹੇ ਹੋਏ ਸਨ ਅਤੇ ਜਿਥੇ ਨ ਕੀੜੀ ਪਹੁੰਚ ਸਕਦੀ ਸੀ 
ਅਤੇ ਨ ਹਵਾ ਚਲ ਸਕਦੀ ਸੀ, ਉਥੇ ਇਸ ਭੇਸ ਵਿਚ ਇਸਤਰੀ ਜਾ _ਪਹੁੰਚੀ। ਅੱਧੀ ਰਾਤ 
ਵੇਲੇ ਘੋੜੇ ਨੂੰ ਖੋਲ੍ਹ _ਦਿੱਤਾ।੧0। 


ਚੱਪਾਣ 

ਉਸ ਦੀ ਅਗਾੜੀ ਅਤੇ ਪਛਾੜੀ ਖੋਲ੍ਹ _ਕੇ ਉਤਾਰ ਦਿੱਤੀ ਅਤੇ ਮੂੰਹ ਵਿਚ ਲਗਾਮ ਪਾ 
ਦਿੱਤੀ। (ਉਸ ਉਤੇ) ਸਵਾਰ ਹੋ ਕੇ ਚਾਬਕ ਮਾਰੀ ਅਤੇ ਸ਼ਾਹ ਦੇ ਝਰੋਖੇ ਵਿਚੋਂ ਬਾਹਰ ਕਢ 
'ਲਿਆ।੧੧। 
ਦੰਹਰਾ” 

ਬਾਦਸ਼ਾਹ ਦੇ ਝਰੋਖੇ ਤੋਂ ਘੋੜੇ ਨੂੰ ਕੁਦਾ ਦਿੱਤਾ ਅਤੇ ਜਾਨ ਦੀ ਪਰਵਾਹ ਨ ਕਰ ਕੇ 
ਨਦੀ ਵਿਚ ਜਾ ਪਈ।੧੨। 
ਚੱਪਲਾਂ 

ਝਰੋਖੇ ਵਿਚੋਂ ਘੋੜਾ ਕਢ _ਲਿਆ ਅਤੇ ਡੂੰਘੀ ਨਦੀ ਵਿਚ ਸੁਟ _ਲਿਆ। ਆਪਣੀ ਜਾਨ 
ਦੀ ਪਰਵਾਹ _ਨ _ਕੀਤੀ। ਇਸ _ਛਲ _ਨਾਲ ਰਾਹੁ _ਘੋੜਾ ਚੁਰਾ ਲਿਆ।੧੩। 

ਜਦ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ, (ਤਾਂ) ਸਭ ਦੇ ਮਨ ਵਿਚ ਬਹੁਤ ਹੈਰਾਨੀ 
ਹੋਈ। ਜਿਥੇ ਪੌਣ ਵੀ ਪ੍ਰਵੇਸ਼ ਨਹੀਂ ਕਰ ਸਕਦੀ ਸੀ, ਉਥੋਂ ਘੋੜਾ ਕਿਸ ਨੇ ਹਰ ਲਿਆ।੧੪। 

ਸਵੇਰ ਹੋਣ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਬਚਨ ਕੀਤਾ ਕਿ ਮੈਂ ਚੋਰ ਦੀ ਜਾਨ ਬਖ਼ਸ਼ੀ 
ਕਰ ਦਿੱਤੀ। ਜੇ _ਉਹ ਮੈਨੂੰ ਮੂੰਹ ਵਿਖਾਵੇ ਤਾਂ (ਮੇਰੇ ਪਾਸੋਂ) ਵੀਹ _ਹਜ਼ਾਰ _ਅਸ਼ਰਫ਼ੀਆਂ (ਦਾ 
ਇਨਾਮ) ਪ੍ਰਾਪਤ ਕਰੇ ।੧੫। 

ਬਾਦਸ਼ਾਹ ਨੇ ਕੁਰਾਨ ਚੁਕ ਕੇ ਕਸਮ ਖਾਈ ਅਤੇ ਉਸ ਦੀ ਜਾਨ ਬਖੁਸ਼ੀ ਦੀ ਘੋਸ਼ਣਾ 
ਕੀਤੀ। _ਤਦ (ਉਸ) ਇਸਤਰੀ ਨੇ ਪੁਰਸ਼ ਦਾ ਰੂਪ _ਧਾਰਨ ਕੀਤਾ ਅਤੇ ਸ਼ੇਰਸ਼ਾਹ ਨੂੰ _ਪ੍ਰਨਾਮ 
ਕੀਤਾ।੧੬। 


੧੩0 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਪੁਰਖ ਭੇਖ ਕਹ ਪਹਿਰ ਤ੍ਰਿਯ ਭੂਖਨ ਸਜੇ ਸੁਰੰਗ। 
ਸੇਰ ਸਾਹ ਸੌ ਇਮਿ ਕਹਾ ਮੈ ਤਵ ਹਰਾ ਤੁਰੰਗ। ੧੭। 


ਚੱਪਲਾਂ 
ਜਬ _ਹਜਰਤਿ ਤਾ ਕੌ ਲਖਿ ਲਯੋ। _ਹਰਖਤ ਭਯੋ ਕੋਪ ਮਿਟਿ ਗਯੋ। 
ਨਿਰਖਿ ਪੂਭਾ ਉਪਮਾ _ਬਹੁ _ਕੀਨੀ। ਬੀਸ _ਸਹਸੂ _ਅਸਰਫੀ _ਦੀਨੀ। _੧੮। 


ਦੰਹਾਰਾ 
ਹਸਿ _ਹਜਰਤਿ ਐਸੇ ਕਹਾ ਸੁਨੁ ਤਸਕਰ ਸੁੰਦੁੰਗ। 
ਸੋ ਬਿਧਿ ਕਹੋ ਬਨਾਇ ਮੁਹਿ ਕਿਹ ਬਿਧਿ ਹਰਾ ਤੁਰੰਗ। ੧੯। 


ਚੱਪਣਾ 
ਜਬ _ਅਬਲਾ _ਆਇਸੁ _ਇਮਿ ਪਾਵਾ। _ਮੁਹਰ ਰਾਖਿ ਮੇਖਨ ਲੈ _ਆਵਾ। 
ਸਰਿਤਾ ਮੋ ਤ੍ਿਣ ਗੂਲ _ਬਹਾਇਸਿ। ਰਛਪਾਲ _ਤਾ ਪਰ _ਡਹਕਾਇਸਿ। _੨0। 


ਦੰਹਰਾ” 
ਬਹੁਰਿ ਨਦੀ ਭੀਤਰ ਪਰੀ ਜਾਤ ਭਈ ਤਰਿ ਪਾਰਿ। 
ਸਾਹਿ ਝਰੋਖਾ ਕੇ ਤਰੇ ਲਾਗਤ ਭਈ ਸੁਧਾਰਿ। ੨੧। 
ਚੱਪਾਣ? 
ਜਬ _ਘਰਿਯਾਰੀ ਘਰੀ _ਬਜਾਵੈ। ਤਬ ਵਹ _ਮੇਖਿਕ ਤਹਾ _ਲਗਾਵੈ। 
ਬੀਤਾ ਦਿਵਸ _ਰਜਨਿ _ਬਡਿ _ਗਈ। _ਤਬ ਤ੍ਿਯ ਤਹਾ ਪਹੂਚਤ _ਭਈ। _੨੨। 
੭%/ੜਲ 
ਤੈਸਹਿ ਛੋਰਿ ਤੁਰੰਗ ਝਰੋਖਾ ਬੀਚ _ਕਰਿ। 
ਜਲ ਮੋ ਪਰੀ ਕੁਦਾਇ ਜਾਤ ਭੀ ਪਾਰ ਤਰਿ। 
ਸਭ _ਲੋਕਨ ਕੌ ਕੌਤਕ ਅਧਿਕ _ਦਿਖਾਇ ਕੈ। 
ਹੋਂ ਸੇਰ ਸਾਹ ਸੌ ਬਚਨ ਕਹੇ ਮੁਸਕਾਇ ਕੈ। ੨੩। 
ਇਹੀ ਭਾਤਿ ਸੋ ਪ੍ਰਥਮ ਬਾਜ ਮੁਰਿ ਕਰ ਪਰਿਯੋ। 
ਦੁਤਿਯ ਅਸੂ ਤਵ ਨਿਰਖਿਤ ਇਹ ਛਲ ਸੌ _ਹਰਿਯੋ। 
ਸੇਰ ਸਾਹਿ ਤਬ ਕਹਿਯੋ ਕਹਾ ਬੁਧਿ ਕੋ ਭਯੋ। 
ਹੋ _ਰਾਹਾ ਥੋ ਜਹਾ ਤਹੀ ਸੁਰਾਹਾ ਹੂੰ _ਗਯੋ। ੨੪। 
ਸਾਹ ਸਹਿਤ ਸਭ _ਲੋਗ _ਚਰਿਤੁ _ਬਿਲੋਕਿ _ਬਰ। 
ਦਾਂਤ ਦਾਂਤ ਸੋ _ਕਾਟਿ ਕਹੈ ਹੈ ਦਯੋ _ਕਰ। 
ਕਹੈ ਹਮਾਰੀ ਮਤਿਹਿ ਕਵਨ ਕਾਰਨ _ਭਯੋ। 
ਹੋਂ _ਰਾਹਾ ਤਸਕਰ _ਹਰਿਯੋ_ਸੁਰਾਹਾ ਹਮ _ਦਯੋ। _੨੫। 


ਚਰਿਤ੍ਰ ਪਾਖਿਆਨ ੧੩੧ 


ਦੰਹਰਾ” 

(ਉਸ) ਇਸਤਰੀ ਨੇ ਪੁਰਸ਼ ਦਾ ਭੇਸ ਬਣਾ ਕੇ ਅਤੇ ਸੁੰਦਰ ਗਹਿਣੇ ਸਜਾ ਕੇ _ਸ਼ੇਰਸ਼ਾਹ 
ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੁਹਾਡਾ ਘੋੜਾ _ਚੁਰਾਇਆ ਹੈ।੧੭। 
੫ 

ਜਦ ਬਾਦਸ਼ਾਹ ਨੇ ਉਸ ਨੂੰ ਵੇਖ ਲਿਆ, (ਤਾਂ ਉਹ) ਖੁਸ਼ ਹੋਇਆ ਅਤੇ ਗੁੱਸਾ ਦੂਰ ਹੋ 
ਗਿਆ। ਉਸ ਦੀ ਸੁੰਦਰਤਾ ਨੂੰ ਵੇਖ ਕੇ ਬਹੁਤ ਸਿਫ਼ਤ ਕੀਤੀ ਅਤੇ ਵੀਹ ਹਜ਼ਾਰ ਅਸ਼ਰਫ਼ੀਆਂ 
(ਇਨਾਮ ਵਜੋ?) _ਦਿੱਤੀਆਂ।੧੮। 
ਦੰਹਰਾ” 

ਬਾਦਸ਼ਾਹ ਨੇ ਹੱਸ ਕੇ ਕਿਹਾ! ਹੇ ਸੁੰਦਰ ਅੰਗਾਂ ਵਾਲੇ ਚੋਰ! ਸੁਣ, ਮੈਨੂੰ ਉਹ ਢੰਗ 
ਦਸ ਜਿਸ ਢੰਗ ਨਾਲ ਤੂੰ ਘੋੜਾ _ਚੁਰਾਇਆ _ਹੈ।੧੯। 
ਚੱਪਾਣ 

ਜਦ ਇਸਤਰੀ ਨੇ ਇਹ ਆਗਿਆ ਪ੍ਰਾਪਤ ਕੀਤੀ (ਤਾਂ ਉਹ) ਮੋਹਰਾਂ ਰਖ ਕੇ ਕਿਲਾਂ 
ਲੈ ਆਈ। (ਫਿਰ) ਨਦੀ ਵਿਚ ਕੱਖ-ਕਾਨ ਦੇ ਪੂਲੇ ਰੋੜ੍ਹ ਦਿੱਤੇ ਅਤੇ ਉਨ੍ਹਾਂ ਨਾਲ ਰਾਖਿਆਂ ਨੂੰ 
ਭੁਲੇਖਾ ਪਾਇਆ।੨0। 


। 


ਦੰਹਰਾ” 

ਫਿਰ ਨਦੀ ਵਿਚ ਪੈ ਕੇ ਅਤੇ ਤਰ ਕੇ ਪਾਰ ਜਾ ਪਹੁੰਚੀ ਅਤੇ ਬਾਦਸ਼ਾਹ ਦੇ ਝਰੋਖੇ 
ਹੇਠਾਂ ਜਾ ਲਗੀ।੨੧। 
ਚੱਪਾਣ 

ਜਦ _ਘੜਿਆਲੀ ਘੜੀ _ਵਜਾਉਂਦਾ, ਤਾਂ ਉਹ ਉਥੇ ਇਕ ਕਿਲ ਲਗਾ _ਦਿੰਦੀ। ਦਿਨ 
ਗੁਜ਼ਰ ਗਿਆ ਅਤੇ ਰਾਤ ਵੱਧ _ਗਈ, ਤਦ ਇਸਤਰੀ ਉਥੇ ਜਾ _ਪਹੁੰਚੀ।੨੨। 


੭%/ੜਾਲ 
ਉਸੇ ਤਰ੍ਹਾਂ ਘੋੜੇ ਨੂੰ ਖੋਲ੍ਹ ਕੇ ਅਤੇ ਝਰੋਖੇ ਵਿਚੋਂ ਕਢ ਕੇ ਕੁਦਾਇਆ ਅਤੇ ਜਲ _ਵਿਚ 
ਪਈ _ਅਤੇ _ਤਰ ਕੇ ਪਾਰ _ਚਲੀ _ਗਈ। _ਸਾਰਿਆਂ ਲੋਕਾਂ ਨੂੰ ਬਹੁਤ (ਵਧੀਆ) _ਕੌਤਕ 
ਕੇ ਅਤੇ ਹੱਸ ਕੇ ਸ਼ੇਰ ਸ਼ਾਹ ਨੂੰ _ਕਿਹਾ--।੨੩। 


ਇਸੇ ਤਰ੍ਹਾਂ ਪਹਿਲਾ ਘੋੜਾ ਮੇਰੇ _ਹੌਥ _ਲਗਾ _ਸੀ_ ਅਤੇ ਦੂਜਾ ਘੋੜਾ ਤੁਹਾਡੇ ਵੇਖਦਿਆਂ 
ਇਸ ਛਲ ਨਾਲ ਚੁਰਾ ਲਿਆ ਹੈ। ਸ਼ੇਰ ਸ਼ਾਹ ਨੇ ਕਿਹਾ ਕਿ (ਮੇਰੀ) ਬੁੱਧੀ ਨੂੰ ਕੀ ਹੋ ਗਿਆ 
ਕਿ ਜਿਥੇ ਰਾਹੁ ਸੀ, ਉਥੇ ਹੀ ਸੁਰਾਹੁ ਵੀ ਚਲਾ __ਗਿਆ।੨੪। 


ਬਾਦਸ਼ਾਹ ਸਮੇਤ ਸਾਰੇ ਲੋਕ ਇਹ ਚਰਿਤ੍ਰ _ਵੇਖ ਕੇ ਅਤੇ ਦੰਦਾਂ ਨਾਲ ਆਪਣੇ ਹੱਥ 
ਕਟ ਕੇ ਕਹਿਣ ਲਗੇ ਕਿ (ਅਸੀਂ ਆਪਣੇ) ਹੱਥੀਂ ਘੋੜਾ ਦੇ ਦਿੱਤਾ ਹੈ। ਕਹਿਣ ਲਗੇ ਕਿ 
ਸਾਡੀ ਬੁੱਧੀ ਨੂੰ ਕੀ ਹੋ ਗਿਆ ਕਿ ਰਾਹੁ ਤਾਂ ਚੋਰ ਨੇ ਹਰਿਆ ਸੀ, ਪਰ ਸੁਰਾਹੁ ਅਸੀਂ (ਖੁਦ) 
ਦੇ ਦਿੱਤਾ ਹੈ।੨੫। 


੧੩੨ 


ਬੀਰ 


ਤਿਨ ਕੀ ਹਮ ਤੇ ਕਹਿ ਨ ਪਰਤ ਛਬਿ। ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ। ੧। 


ਦੰਹਰਾ 
ਸੂਰਨ _ਮੰਜਰੀ ਬਾਜ ਹਰਿ _ਮਿਤ੍ਰਹਿ ਦਏ _ਬਨਾਇ। 
ਚਿਤ੍ਰ ਬਰਨ ਸੁਤ ਨ੍ਰਿਪ ਬਰਾ ਹ੍ਿਦੈ ਹਰਖ _ਉਪਜਾਇ। _੨੬। 
ਭਾਤਿ ਭਾਤਿ ਤਾ ਕੋ ਭਜੈ ਹਿਿਦੈ ਹਰਖ ਉਪਜਾਇ। 
ਸੇਰ _ਸਾਹਿ ਦਿਲੀਸ ਕਹ ਤ੍ਰਿਯਾ ਚਰਿਤ੍ਰ ਦਿਖਾਇ। ੨੭। ੧। 


/ਛੰਤਾ ਹੀ ਗਾਰ _ਪਖੂਯਾਨੇ ਯਾ ਲਾਰੇ ਅਤ ਭੂਪ ਨੱਭਾਦੇ ਦੋਟ ਸੌਂ ਛਯਾਲੀਸ਼ ਲਾਰਤ੍ੂ ਜ਼ਪਤਨ 


ਮਤੁ _ਨਭਨ ਨ੍ਤ/ ੨੪੬੭ ੪੬੩੬੭ %ਫਲੀੰ/ 


ਚੱਪਾਣ? 
ਤਿਲਕ ਇਕ _ਨਿਿਪਤਿ _ਬਿਚਛਨ। _ਪੁਹਪ _ਮੰਜਰੀ ਨਾਰਿ _ਸੁਲਛਨ। 


ਸ੍ਰੀ _ਸੁਰਤਾਨ ਸਿੰਘ ਤਿਹ ਪੂਤਾ। ਜਨੁ _ਬਿਧਿ _ਗੜਾ _ਦੁਤਿਯ ਪੁਰਹੂਤਾ। 


ਚ 


ਜਬ _ਵਹੁ _ਤਰੁਨ ਭਯੋ _ਲਖਿ ਪਾਯੋ। ਤਬ ਪਿਤ ਤਾ ਕੋ ਬ੍ਯਾਹ ਰਖਾਯੋ। _੨। 


ਕਾਸਮੀਰ ਇਕ _ਨ੍ਰਿਪਤਿ ਰਹਤ _ਬਲ। ਰੂਪਮਾਨ _ਧਨਮਾਨ _ਰਣਾਚਲ। 
ਤਾ ਕੇ ਧਾਮ ਸੁਤਾ ਇਕ ਸੁਨੀ। ਸਕਲ _ਗੁਨਨ ਕੇ ਭੀਤਰ _ਗੁਨੀ। ੩। 


ਬੋਲਿ ਦਿਜੰਬਰਨ ਘਰੀ _ਸੁਧਾਈ। ਨ੍ਰਿਪ ਸੁਤ ਕੇ _ਸੰਗ _ਕਰੀ _ਸਗਾਈ। 
ਅਧਿਕ ਸੁ ਦਰਬੁ ਪਠੈ ਦਿਯ ਤਾ ਕੌ। ਬ੍ਯਾਹ ਬਿਚਾਰਿ ਬੁਲਾਯੋ ਵਾ ਕੌ। ੪। 


ਸੁਤਾ ਕੋ _ਬ੍ਯਾਹ _ਜਬੈ _ਤਿਨ _ਦਿਯਾਇਸਿ। _ਹਾਟ ਪਾਟ _ਬਸਤ੍ਰਨ ਸਭ _ਛਾਇਸਿ। 
ਘਰ _ਘਰ ਗੀਤ _ਚੰਚਲਾ _ਗਾਵਤ। __ ਭਾਤਿ _ਭਾਤਿ ਬਾਦ੍ਰਿਤ ਬਜਾਵਤ। _੫। 


ਸਕਲ _ਬ੍ਯਾਹ ਕੀ ਰੀਤਿ ਕਰਹਿ ਤੇ। ਅਧਿਕ ਦਿਜਨ ਕਹ _ਦਾਨ ਕਰਹਿ _ਵੇ। 
ਜਾਚਕ ਸਭੈ ਭੂਪ ਹ੍ਹੈ _ਗਏ। ਜਾਚਤ ਬਹੁਰਿ ਨ ਕਾਹੂ ਭਏ। ੬। 
ਦੰਹਰਾ 
ਸਕਲ ਰੀਤਿ ਕਰਿ ਬ੍ਯਾਹ _ਕੀ ਚੜੇ _ਜਨੇਤ _ਬਨਾਇ। 
ਭਾਤਿ ਭਾਤਿ ਸੋ ਕੁਅਰ ਬਨਿ ਪੁਰਭਾ ਨ __ਬਰਨੀ ਜਾਇ। ੭। 


ਚੱਪਾਣ 
ਕਾਸਮੀਰ ਭੀਤਰ _ਪਹੁਚੇ ਜਬ। _ਬਾਜਨ ਲਗੇ _ਬਦਿਤ੍ਰ _ਅਮਿਤ _ਤਬ। 
ਨਾਚਤ ਪਾਤਰ _ਅਪਾਰ ਅਨੂਪਾ। _ਕੰਚਨਿ _ਹੁਰਕੁਨਿ ਰੂਪ _ਸਰੂਪਾ। ੮। 


ਚਰਿਤ੍ਰ ਪਾਖਿਆਨ ੧੩੩ 


ਦੰਹਰਾ 
ਸੂਰਨ ਮੌਜਰੀ ਨੇ ਘੋੜੇ ਚੁਰਾ ਕੇ ਮਿਤਰ ਨੂੰ ਦੇ ਦਿੱਤੇ ਅਤੇ ਚਿਤੁ ਬਰਨ (ਨਾਂ ਦੇ) ਰਾਜੇ 
ਦੇ ਪੁੱਤਰ ਨੂੰ ਖ਼ੁਸ਼ੀ ਪੂਰਵਕ ਵਰ _ਲਿਆ।੨੬। ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ 
ਤਰ੍ਹਾਂ ਤਰ੍ਹਾਂ ਦਾ _ਰਮਣ _ਕੀਤਾ। ਇਸਤਰੀ ਨੇ ਇਹ ਚਰਿਤ੍ਰ ਦਿੱਲੀ ਦੇ ਬਾਦਸ਼ਾਹ ਸ਼ੇਰਸ਼ਾਹ ਨੂੰ 
ਵਿਖਾਇਆ।੨੭। 
/ਟਥੋਂ ਗੰ ਗੰਰੇਤੂੱਪ/ੰਆਨ ਦੇ ਤੂਆ ਗਾਰੇਤ੍ ਦੇ ਸੰਤ ਭੂਪ ਸੰਸਾਦ ਦੇ ੨੬੬ਵੇ' ਗੰਰੇਤੂ` ਦੀ ਸਪਤ 
ਆਭ ਲਭ _ਹੰ/ _੨੪੬/ ੪੬੩੬/ ਚਲਦਟਾ/ 


ਚੱਪਣਾ 

ਬੀਰ ਤਿਲਕ ਨਾਂ ਦਾ ਇਕ ਬੁੱਧੀਮਾਨ ਰਾਜਾ ਸੀ। (ਉਸ ਦੀ) ਪੁਹਪ ਮੰਜਰੀ ਨਾਂ ਦੀ 
ਸੁਲੌਂਛਣੀ ਨਾਰੀ _ਸੀ। ਉਸ ਦੀ ਸੁੰਦਰਤਾ ਦਾ ਵਰਣਨ ਮੇਰੇ ਪਾਸੋਂ _ਕੀਤਾ ਨਹੀਂ ਜਾ _ਸਕਦਾ। 
ਕਾਮ ਦੇਵ ਉਸ ਨੂੰ ਦਬਕ ਕੇ _ਰਤਿ ਰੂਪ ਵਿਚ ਵੇਖਦਾ _ਰਹਿੰਦਾ।੧। 

ਸੁਰਤਾਨ ਸਿੰਘ ਉਨ੍ਹਾਂ ਦਾ ਪੁੱਤਰ ਸੀ (ਜਿਸ ਨੂੰ) ਮਾਨੋ _ਵਿਧਾਤਾ ਨੇ ਦੂਜਾ ਇੰਦਰ 
ਬਣਾਇਆ ਹੋਵੇ। ਜਦ (ਪਿਤਾ ਨੇ) ਉਸ ਨੂੰ ਜਵਾਨ ਹੁੰਦਾ ਵੇਖਿਆ ਤਾਂ ਪਿਤਾ ਨੇ ਉਸ ਦਾ 
ਵਿਆਹ ਰਚਾ _ਦਿੱਤਾ।੨। 


ਤੇ ਯੁੱਧ ਵਿਚ (ਸਦਾ) ਅਚਲ ਰਹਿੰਦਾ ਸੀ। ਉਸ ਦੇ ਘਰ ਇਕ ਪੁੱਤਰੀ ਸੁਣੀਂਦੀ ਸੀ ਜੋ 
ਸਾਰਿਆਂ ਗੁਣਾਂ ਨਾਲ ਭਰਪੂਰ _ਸੀ।੩। 

ਸਰੇਸ਼ਨ ਬ੍ਰਾਹਮਣਾਂ ਨੂੰ ਬੁਲਾ ਕੇ (ਉਸ ਦੇ ਵਿਆਹ ਦੀ) ਘੜੀ ਨਿਸਚਿਤ ਕੀਤੀ ਅਤੇ 
ਰਾਜੇ (ਬੀਰ ਤਿਲਕ) ਦੇ ਪੁੱਤਰ ਨਾਲ _ਉਸ _ਦੀ ਮੰਗਣੀ _ਕੀਤੀ। ਉਸ _ਵਲ ਬਹੁਤ ਸਾਰਾ 
ਧਨ ਭੇਜ ਦਿੱਤਾ ਅਤੇ ਉਸ ਨੂੰ ਵਿਆਹ (ਦਾ ਸਮਾਂ) ਵਿਚਾਰ ਕੇ ਸਦ _ਭੇਜਿਆ।੪। 

ਜਿਸ ਦਿਨ ਉਸ ਨੇ ਪੁੱਤਰੀ ਦਾ ਵਿਆਹ ਕਰਨਾ ਮਿਥਿਆ ਤਾਂ ਸਭ ਗਲੀਆਂ ਅਤੇ 
ਬਾਜ਼ਾਰ _ਬਸਤ੍ਰਾਂ ਨਾਲ ਸਜਾ _ਦਿੱਤੇ। ਘਰ ਘਰ _ਵਿਚ ਇਸਤਰੀਆਂ _ਗੀਤ _ਗਾਣ ਲਗੀਆਂ 
ਅਤੇ ਭਾਂਤ ਭਾਂਤ ਦੇ ਵਾਜੇ _ਵਜਾਣ _ਲਗੀਆਂ।੫। 
ਆਦਿ ਦਿੱਤਾ। ਸਾਰੇ ਭਿਖਾਰੀ ਰਾਜੇ ਬਣ ਗਏ ਅਤੇ ਫਿਰ ਕਿਤੇ ਮੰਗਣ ਨਹੀਂ _ਗਏ।੬। 
ਦੰਹਰਾ 

ਵਿਆਹ ਦੀਆਂ ਸਾਰੀਆਂ ਰੀਤਾਂ ਕਰ ਕੇ (ਲੜਕੇ ਵਾਲੇ) ਬਰਾਤ _ਬਣਾ ਕੇ ਚੜ੍ਹ _ਪਏ। 
ਕੁੰਵਰ ਨੇ ਭਾਂਤ ਭਾਂਤ ਦੇ (ਸਾਜ ਸ਼ਿੰਗਾਰ) ਬਣਾਏ, (ਜਿਸ ਦੀ) ਸੁੰਦਰਤਾ ਦਾ ਵਰਣਨ ਨਹੀਂ 
ਕੀਤਾ ਜਾ _ਸਕਦਾ।੭। 
ਚੱਪਾਣ 

ਜਦ ਕਸ਼ਮੀਰ ਵਿਚ _ਪਹੁੰਚੇ, ਤਦ ਬੇਸ਼ੁਮਾਰ ਵਾਜੇ _ਵਜਣ _ਲਗੇ। _ਅਪਾਰ ਅਤੇ _ਅਨੂਪਮ 
(ਸੁੰਦਰਤਾ ਵਾਲੀਆਂ) _ਵੇਸਵਾਵਾਂ _ਨਚ _ਰਹੀਆਂ _ਸਨ। (ਉਨ੍ਹਾਂ ਦੇ) ਸਰੂਪ ਸੋਨੇ ਅਤੇ ਅੱਗ _ਦੀ 
ਲਾਟ _('ਹੁਰਕੁਨਿ”) ਵਰਗੇ _ਸਨ।੮। 


੧੨੪ 


ਸੀ _ਦਸਮ-ਗ੍ੂੰਥ _ਸਾਹਿਬ 


ਹਾਟ ਪਾਟ ਸਭ _ਬਸਤ੍ਨ _ਛਾਏ। ਅਗਰ _ਚੰਦਨ ਭੇ _ਮਗੁ _ਛਿਰਕਾਏ। 
ਸਭ _ਘਰ _ਬਾਧੀ _ਬੰਧਨਵਾਰੈ। ਗਾਵਤ _ਗੀਤ _ਸੁਹਾਵਤ ਨਾਰੈ। _੯। 


ਅਗੂਆ ਲੇਨ _ਅਗਾਊ _ਆਏ। _ਆਦਰ ਸੌ _ਕੁਅਰਹਿ ਗ੍ਰਿਹਿ ਲ੍ਯਾਏ। 
ਭਾਤਿ ਭਾਤਿ ਤੇ ਕਰੈ _ਬਡਾਈ। ਜਾਨੁਕ _ਰਾਂਕਨਿ _ਧਨਿ ਨਿਧਿ ਪਾਈ। _੧0। 


੭%7=ੜਲ 
ਤਬ ਜਸ ਤਿਲਕ _ਮੌਜਰੀ ਲਈ ਬੁਲਾਇ ਕੈ। 
ਬ੍ਯਾਹ ਦਈ ਨ੍ਰਿਪ ਸੁਤ ਕੇ ਸਾਥ ਬਨਾਇ ਕੈ। 
ਦਾਜ ਅਮਿਤ ਧਨ ਦੀਯੋ__ਬਿਦਾ ਕਰਿ ਕੈ ਦਏ। 
ਹੋ _ਬਿਰਜਵਤੀ ਨਗਰੀ ਪੁਤਿ ਤੇ ਆਵਤ _ਭਏ। _੧੧। 


ਚੱਘਣ?/ 
ਏਕ ਸਾਹ ਕੇ ਸਦਨ ਉਤਾਰੇ। ਗ੍ਰਿਹ ਜੈ ਹੈ ਲਖਿ ਹੈ ਜਬ ਤਾਰੇ। 
ਕੁਅਰਿ ਸਾਹ ਕੋ ਪੂਤ _ਨਿਹਾਰਾ। ਤਿਹ ਤਨ _ਤਾਨਿ ਮਦਨ ਸਰ _ਮਾਰਾ। _੧੨। 


ਦੰਹਰਾ 
ਨਿਰਖਿਤ ਰਹੀ ਲੁਭਾਇ _ਛੜਿ ਮਨ ਮੈ ਕਿਯਾ _ਬਿਚਾਰ। 
ਨ੍ਹਿਪ ਸੁਤ ਸੰਗ ਨ ਜਾਇ ਹੋ ਇਹੈ ਹਮਾਰੋ ਯਾਰ। ੧੩। 


ਚੱਪਾਣ 
ਬੋਲਿ ਲਿਯਾ ਤਾ ਕੋ ਅਪੁਨੇ ਘਰ। ਰਤਿ ਮਾਨੀ ਤਾ ਸੌ ਹਸਿ ਹਸਿ ਕਰਿ। 
ਆਲਿੰਗਨ _ਚੁੰਬਨ ਬਹੁ _ਲਏ। _ਬਿਬਿਧ _ਬਿਧਨ ਸੋ ਆਸਨ _ਦਏ। _੧੪। 


੭%#=ੜਾਲ਼ 
ਬਿਹਸਿ _ਬਿਹਸਿ ਦੋਊ ਕੁਅਰ _ਕਲੋਲਨ ਕੌ _ਕਰੈ। 
ਬਿਬਿਧ ਬਿਧਨ ਕੋਕਨ ਕੇ ਮਤ ਕੋ ਉਚਰੈ। 
ਭਾਤਿ ਭਾਤਿ ਕੇ ਆਸਨ ਕਰਹਿ ਬਨਾਇ ਕੈ। 
ਹੋ _ਲਪਟਿ ਲਪਟਿ ਦੋਊ ਜਾਹਿ ਪਰਮ ਸੁਖ ਪਾਇ ਕੈ। ੧੫। 


ਕੇਲ ਕਰਤ ਸ੍ਹੈ ਜਾਹਿ ਬਹੁਰਿ ਉਠਿ ਰਤਿ ਕਰੈ। 
ਭਾਤਿ _ਭਾਤਿ ਚਾਤੁਰਤਾ ਮੁਖ ਤੇ _ਉਚਰੈ। 

ਤਰੂਨ _ਤਰੂਨਿ ਜਬ ਮਿਲੈ ਨ ਕੋਊ ਹਾਰਹੀ। 

ਹੋ ਬੇਦ _ਸਾਸਤ੍ਰ ਸਿੰਮ੍ਿਤਿ ਇਹ _ਭਾਤਿ ਉਚਾਰਹੀ। _੧੬। 


ਚਰਿਤ੍ਰ ਪਾਖਿਆਨ ੧੩੫ 


ਸਭ ਗਲੀਆਂ ਅਤੇ ਬਾਜ਼ਾਰ _ਬਸਤ੍ਰਾਂ ਨਾਲ _ਸਜਾਏ ਗਏ ਅਤੇ ਅਗਰ _ਤੇ ਚੰਦਨ ਦਾ 
ਰਸਤੇ _ਵਿਚ _ਛਿੜਕਾਓ ਕਰਵਾਇਆ _ਗਿਆ। _ਸਭ ਘਰਾਂ ਦੇ (ਦੁਆਰ ਤੇ) ਬੰਧਨਵਾਰ ਬੰਨ੍ਹੇ 
ਹੋਏ ਸਨ ਅਤੇ ਸੁੰਦਰ ਇਸਤਰੀਆਂ _ਗੀਤ ਗਾਉਂਦੀਆਂ ਸ਼ੋਭਦੀਆਂ _ਸਨ।੯। 

ਅਗਵਾਨੀ ਕਰਨ ਵਾਲੇ ਅਗੋਂ ਲੈਣ ਆਏ ਅਤੇ ਆਦਰ ਨਾਲ ਕੁੰਵਰ ਨੂੰ ਘਰ ਲੈ ਕੇ 
ਆਏ। (ਉਨ੍ਹਾਂ ਨੇ) ਭਾਂਤ ਭਾਂਤ ਨਾਲ ਵਡਿਆਈ ਕੀਤੀ, ਮਾਨੋ (ਕਿਸੇ) ਕੰਗਾਲ ਨੇ ਧਨ ਦਾ 
ਖ਼ਜ਼ਾਨਾ ਪ੍ਰਾਪਤ ਕਰ _ਲਿਆ ਹੋਵੇ।੧0। 


੭%/ਤ=ਲ 


ਤਦ ਜਸ ਤਿਲਕ _ਮੌਜਰੀ ਨੂੰ ਬੁਲਾਇਆ _ਗਿਆ ਅਤੇ _ਚੰਗੀ ਰੀਤ ਨਾਲ (ਉਸ ਨੂੰ) 
ਰਾਜੇ ਦੇ ਪੁੱਤਰ ਨਾਲ ਵਿਆਹ ਦਿੱਤਾ ਗਿਆ। ਦਾਜ ਅਤੇ ਬੇਹਿਸਾਬ ਧਨ ਦੇ ਕੇ (ਉਨ੍ਹਾਂ `ਨੂੰ) 
ਵਿਦਾ ਕਰ ਦਿੱਤਾ ਗਿਆ ਅਤੇ _ਉਹ _ਬਿਰਜਵਤੀ ਨਗਰੀ _ਵਲ _ਆ _ਗਏ।੧੧। 


ਚੱਪਲਾਂ 

(ਉਨ੍ਹਾਂ ਨੂੰ) ਇਕ ਸ਼ਾਹ ਦੇ ਘਰ ਉਤਾਰਿਆ ਗਿਆ ਕਿ ਜਦ ਸ਼ੁਭ _ਤਾਰਾ ਦਿਖੇਗਾ ਤਦ 
(ਉਹ) ਘਰ ਨੂੰ ਜਾ ਸਕਣਗੇ। ਕੁਮਾਰੀ ਨੇ (ਜਦ) ਸ਼ਾਹ ਦਾ ਪੁੱਤਰ ਵੇਖਿਆ, ਤਾਂ ਉਸ ਦੇ 
ਸ਼ਰੀਰ ਵਿਚ ਕਾਮ ਦੇਵ ਨੇ ਖਿਚ ਕੇ ਬਾਣ _ਮਾਰਿਆ।੧੨। 


ਦੰਹਰਾ 


ਪੁੱਤਰ) ਮੇਰਾ ਯਾਰ _ਹੋਵੇਗਾ।੧੩। 
ਚੱਪਾਣ 

ਉਸ ਨੂੰ ਆਪਣੇ ਨਿਵਾਸ ਵਿਚ _ਬੁਲਾ _ਲਿਆ। ਉਸ ਨਾਲ ਹੱਸ ਹੱਸ ਕੇ ਰਤੀ-ਕ੍ਰੀੜਾ 
ਕੀਤੀ। _ਬਹੁਤ ਸਾਰੇ __ਆਲਿੰਗਨ _ਅਤੇ _ਚੁੰਬਨ ਲਏ ਅਤੇ _ਕਈ _ਤਰ੍ਹਾਂ ਦੇ ਆਸਣ _ਦਿੱਤੇ।੧੪। 


੭%/ਤਲ 


ਹੱਸ ਹੱਸ ਕੇ ਦੋਵੇਂ ਮਿਤਰ ਖੂਬ _ਕਾਮ-ਕਲੋਲਾਂ _ਕਰਦੇ ਸਨ ਅਤੇ ਅਨੇਕ _ਵਿਧੀਆਂ 
ਨਾਲ _ਕੋਕ-ਸ਼ਾਸਤ੍ਰ _ਦੇ _ਮਤ _ਨੂੰ _ਉਚਾਰਦੇ _ਸਨ। _ਭਾਂਤ ਭਾਂਤ ਦੇ ਆਸਣ ਕਰਦੇ ਸਨ ਅਤੇ 
ਦੋਵੇਂ _ਲਿਪਟ _ਲਿਪਟ _ਕੇ ਬਹੁਤ _ਸੁਖ ਪ੍ਰਾਪਤ _ਕਰਦੇ _ਸਨ।੧੫। 


ਕਾਮ-ਕੇਲ ਕਰਦਿਆਂ ਸੌਂ_ ਜਾਂਦੇ ਅਤੇ ਫਿਰ ਉਠ ਕੇ ਰਤੀ ਕਰਨ _ਲਗ_ਜਾਂਦੇ। ਮੁਖ ਤੋਂ 
ਭਾਂਤ ਭਾਂਤ ਦੀਆਂ ਚਤੁਰਾਈ ਭਰੀਆਂ ਗੱਲਾਂ _ਕਰਦੇ। ਜਦੋਂ ਜਵਾਨ ਇਸਤਰੀ ਅਤੇ ਮਰਦ 
ਮਿਲਦੇ ਹਨ, ਤਾਂ ਉਨ੍ਹਾਂ ਵਿਚੋਂ ਕੋਈ ਵੀ ਨਹੀਂ _ਹਾਰਦਾ। ਇਸ ਤਰ੍ਹਾਂ ਦੀ ਗੌਲ ਵੇਦਾਂ, ਸ਼ਾਸਤ੍ਰਾਂ 
ਅਤੇ _ਸਮ੍ਤਿਆਂ ਵਿਚ _ਉਚਾਰੀ ਗਈ _ਹੈ।੧੬। 


੧੩੬ ਸੀ _ਦਸਮ-ਗੁੰਥ _ਸਾਹਿਬ 


/ਤੁਯਾ ਭਾਲ 

ਦੱਖਣ? 
ਮੈ ਨ ਨ੍ਰਿਪ ਸੁਤ ਕੇ ਸੰਗ ਜੈ ਹੋ। ਬਿਨ ਦਾਮਨ ਇਹ ਹਾਥ ਬਿਕੈ ਹੋ। 
ਧਾਇ ਸੁਤਾ ਤਬ _ਕੁਅਰਿ ਹਕਾਰੀ। ਤਵਨ ਪਾਲਕੀ ਭੀਤਰ _ਡਾਰੀ। _੧੭। 


ਦਿਵਸਰਾਜ _ਅਸਤਾਚਲ _ਗਯੋ। _ਪ੍ਰਾਚੀ _ਦਿਸਿ `ਤੇ _ਸਸਿ _ਪੁਗਟਯੋ। 
ਨ੍ਹਿਪ ਸੁਤ ਭੇਦ _ਪਛਾਨ੍ਯੋ _ਨਾਹੀ। _ਤਾਰਨ _ਕੀ ਸਮਝੀ _ਪਰਛਾਹੀ। _੧੮। 


ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ। ਭੇਦ ਨ ਪਸੁ _ਪਾਵਤ ਕਛੁ _ਭਯੋ। 
ਧਾਇ ਭੇਦ ਸੁਨਿਅਤਿ _ਹਰਖਾਨੀ। ਮੋਰੀ ਸੁਤਾ ਕਰੀ ਬਿਧਿ _ਰਾਨੀ। ੧੯। 


ਦੰਹਰਾ” 
ਰਾਜ ਕੁਅਰਿ ਸੁਤ ਸਾਹ ਕੇ ਸਦਨ ਰਹੀ ਸੁਖ ਪਾਇ। 
ਘਾਲ _ਪਾਲਕੀ ਧਾਇ ਕੀ ਦੁਹਿਤਾ ਦਈ ਪਠਾਇ। ੨0। ੧। 


/ਛਤ ਸੀ ਯਾੰਰੜ੍ਹ ਪ੫ਖ੍ਯਾਨੇ ਰਨ ਲਾਰੇਤ੍ਹੇ ਅਰ ਭੂਪ ਅੰਕਾਦੇ ਲੋਟ ਸੌਂ ਸੰਤਾਲੀ ਗਹੇੜ੍ਹ  ਗਆਪਤਮਆ 
ਗਤ ਨਭ#' ਡਤ/ ੨੬੭/ ੪੬੫੬/ #ਫਲ,/ 


ਚੱਪਾਣ? 
ਚਿਤ੍ਰ _ਮੰਜਰੀ ਤਾ ਕੀ ਤ੍ਰਿਯ `ਬਰ। _ਜਾਨੁਕ ਪੂਭਾ _ਦਿਪਤਿ _ਕਿਰਣਾਧਰ। 
ਚਾਰਿ ਪੁਤ੍ਰ ਤਾ ਕੇ ਸੁੰਦਰ ਅਤਿ। ਸੂਰਬੀਰ ਬਲਵਾਨ ਬਿਕਟ _ਮਤਿ। ੨। 
ਦੰਹਰਾ” 
ਚਿਤ੍ਰ ਕੇਤੁ ਬਚਿਤ੍ਰ ਧੁਜ ਸਸਿ ਧੁਜ ਰਵਿ ਧੁਜ ਸੂਰ। 
ਜਿਨ ਕੇ ਧਨੁਖ ਟੈਕੋਰ ਧੁਨਿ ਰਹਤ ਜਗਤ ਮੈ ਪੂਰ। ੩। 
ਚੱਪਾਣ? 
ਨਵਲ ਸਾਹ ਇਕ ਰਹਤ ਨਗਰ _ਤਿਹ। ਸਸਿ ਆਭਾ _ਵਤਿ ਦੁਹਿਤਾ ਘਰ ਜਿਹ। 
ਅਮਿਤ ਪੁਭਾ ਜਾਨਿਯਤ ਜਾ ਕੀ _ਜਗ। ਸੁਰ ਆਸੁਰ ਥਕਿ ਰਹਤ _ਨਿਰਖ _ਮਗ। _੪। 


ਦੰਹਰਾ 
ਚਾਰਿ ਪੁਤ ਜੇ ਨ੍ਰਿਪਤਿ ਕੇ ਤਾ ਕੀ ਪੂਭਾ ਨਿਹਾਰਿ। 
ਰੀਝਿ ਰਹਤ ਭੇ ਚਿਤ ਬਿਖੈ ਮਨ ਕ੍ਰਮ ਬਚ _ਨਿਰਧਾਰ। ੫। 


ਚਰਿਤ੍ਰ ਪਾਖਿਆਨ ੧੩੭ 


/ਏਸ਼ਤਗਾ ਨੇ _/ਕਹਾ-- 
ਚੱਪਾਣ 

ਮੈਂ ਰਾਜੇ ਦੇ ਪੁੱਤਰ ਨਾਲ ਨਹੀਂ _ਜਾਵਾਂਗੀ। ਬਿਨਾ ਮੁੱਲ ਦੇ ਹੀ ਇਸ ਦੇ ਹੱਥ ਵਿਚ 
ਵਿਕ ਗਈ ਹਾਂ। ਤਦ ਕੁਮਾਰੀ ਨੇ ਦਾਈ ('ਧਾਇ”) ਦੀ ਧੀ ਨੂੰ ਬੁਲਾਇਆ। ਉਸ ਨੂੰ ਪਾਲਕੀ 


ਵਿਚ ਬਿਠਾ _ਦਿੱਤਾ।੧੭। 

ਸੂਰਜ ਛਿਪ ਗਿਆ ਅਤੇ ਪੂਰਬ ਦਿਸ਼ਾ ਵਲੋਂ _ਚੰਦੂਮਾ ਚੜ੍ਹ _ਆਇਆ। ਰਾਜੇ ਦੇ ਪੁੱਤਰ 
ਨੇ ਭੇਦ ਨ ਸਮਝਿਆ ਅਤੇ _(ਚਾਨਣੇ ਨੂੰ) ਤਾਰਿਆਂ ਦੀ ਪਰਛਾਈ ਹੀ ਸਮਝਿਆ (ਅਰਥਾਤ! 
ਰਾਤ ਵੇਲੇ _ਹੀ ਤੋਰ ਦਿੱਤਾ ਗਿਆ)।੧੮। 

ਉਹ ਦੂਜੀ ਇਸਤਰੀ ਨੂੰ ਲੈ ਕੇ ਘਰ ਗਿਆ ਅਤੇ ਉਹ ਮੂਰਖ ਕੁਝ ਵੀ ਭੇਦ ਨ ਜਾਣ 
ਸਕਿਆ। ਜਦੋਂ ਦਾਈ ਨੂੰ (ਇਸ ਗੱਲ) ਦਾ ਪਤਾ ਲਗਿਆ ਤਾਂ ਬਹੁਤ ਪ੍ਰਸੰਨ ਹੋਈ ਕਿ _ਮੇਰੀ 
ਪੁੰਤਰੀ ਨੂੰ _ਵਿਧਾਤਾ ਨੇ _ਰਾਣੀ _ਬਣਾ ਦਿੱਤਾ ਹੈ।੧੯। 
ਦੰਹਰਾ” 

ਰਾਜ ਕੁਮਾਰੀ ਸ਼ਾਹ ਦੇ ਪੁੱਤਰ ਦੇ ਘਰ ਸੁਖ ਪੂਰਵਕ ਰਹੀ ਅਤੇ ਪਾਲਕੀ ਵਿਚ ਦਾਈ 
ਦੀ ਪੁੱਤਰੀ ਨੂੰ ਪਾ ਕੇ ਭੇਜ ਦਿੱਤੀ।੨0। 


/ਏਥੋਂ ਸੰ ਲਾਰਤੁੱਪ/ਨਆਨ ਦੇ ਤੂੰਆ ਗਾਹੜ੍ਹ ਦੇ ਮੰਤ ਝੂਪ ਸੰਭਾਦ ਦੇ ੨#੭ਵ' ਗਾਰੜ੍ਹ ਦੀ ਨਆਪਤ 
ਭ ਨੂਭ _ਹੈ/ _2#੭/ ੪੬੫੬/ ਚਲਦਾ/ 

ਦੰਹਰਾ 

ਨਰਬਤਾ ਨਦੀ ਕੋਲ ਚਿਤੁਰਥ ਨਾਂ ਦਾ ਇਕ ਰਾਜਾ ਰਹਿੰਦਾ ਸੀ ਜਿਸ ਨੂੰ ਦੇਸ਼ ਦੇਸ਼ ਦੇ 
ਰਾਜੇ _ਔਠੇ ਪਹਿਰ _ਜਪਦੇ ਸਨ (ਅਰਥਾਤ! ਅਧੀਨਗੀ ਸਵੀਕਾਰ ਕਰਦੇ _ਸਨ)।੧। 
ਚੱਪਲਾਂ 

ਚਿਤ੍ਰ _ਮੌਜਰੀ ਉਸ ਦੀ ਸੁੰਦਰ ਰਾਣੀ ਸੀ, ਜਿਸ ਦੀ ਸੁੰਦਰਤਾ ਮਾਨੋ ਸੂਰਜ ਦੇ ਸਮਾਨ 
ਹੋਵੇ। ਉਸ ਦੇ ਚਾਰ ਸੁੰਦਰ ਪੁੱਤਰ _ਸਨ। _ਉਹ ਬਹੁਤ ਬਲਵਾਨ, ਸ਼ੂਰਵੀਰ ਅਤੇ _ਕਠੌਰ ਬੁੱਧੀ 
ਵਾਲੇ _ਸਨ।੨। 


ਦੰਹਰਾ 

ਚਿਤ੍ਰ ਕੇਤੁ, ਬਚਿਤ੍ਰ ਧੁਜ, ਸਸਿ ਧੁਜ ਅਤੇ ਰਵਿ ਧੁਜ (ਨਾਂ ਵਾਲੇ) ਸੂਰਮਿਆਂ ਦੇ ਧਨੁਸ਼ਾਂ 
ਦੀ ਟੰਕਾਰ ਦੀ ਧੁਨੀ ਜਗਤ _ਵਿਚ _ਪੂਰੀ ਰਹਿੰਦੀ ਸੀ।੩। 
ਦੱਖਣ? 


ਉਸ ਨਗਰ ਵਿਚ ਇਕ ਨਵਲ ਸ਼ਾਹ ਰਹਿੰਦਾ ਸੀ। ਉਸ ਦੇ ਘਰ ਚੰਦੂਮਾ ਦੀ ਸੁੰਦਰਤਾ 
ਵਰਗੀ ਲੜਕੀ _ਸੀ। ਸੰਸਾਰ ਵਿਚ _ਉਸ _ਦੀ ਬੇਹਿਸਾਬ ਸੁੰਦਰਤਾ ਜਾਣੀ ਜਾਂਦੀ ਸੀ। ਦੇਵਤੇ 
ਅਤੇ ਦੈਂਤ ਉਸ _ਦਾ ਰਾਹ _ਤਕਦੇ ਥਕ ਜਾਂਦੇ _ਸਨ।੪। 
ਦੰਹਰਾ 

ਰਾਜੇ ਦੇ ਚਾਰੇ ਪੁੱਤਰ ਉਸ ਦੀ ਸੁੰਦਰਤਾ ਨੂੰ ਵੇਖ ਕੇ ਮਨ, ਬਚ ਅਤੇ ਕਰਮ ਕਰ ਕੇ 
ਚਿਤ _ਵਿਚ _ਰੀਝੇ ਰਹਿੰਦੇ ਸਨ।੫। 


੧੩੮ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਲਾਂ 


ਨ੍ਹਿਪ ਸੁਤ _ਦੂਤਿਕ ਤਹਾ _ਪਠਾਇਸਿ। _ਭਾਤਿ _ਭਾਤਿ ਤਿਹ ਤ੍ਰਿਯਹਿ _ਭੁਲਾਇਸਿ। 


ਇਹੀ ਭਾਤਿ ਚਾਰੌ ਉਠਿ ਧਾਏ। ਚਾਰੋ ਚਲਿ ਤਾ ਕੇ ਗ੍ਰਿਹ ਆਏ। ੬। 


ਦੰਹਰਾ 
ਸਾਹ ਸੁਤਾ _ਅਤਿ _ਪਤਿਬੂਤਾ ਅਧਿਕ ਚਤੁਰ _ਮਤਿਵਾਨ। 
ਚਾਰਹੁ ਪਠਿਯੋ _ਸੈਦੇਸ ਲਿਖਿ ਚਿਤ ਚਰਿਤੁ ਇਕ _ਆਨ। _੭। 


ਚੱਪਾਣ 
ਜੁਦੋ ਜੁਦੋ ਲਿਖਿ ਚਹੁੰਨ ਪਠਾਯੋ। ਕਿਸ ਕੋ ਭੇਦ ਨ ਕਿਸੂ ਜਤਾਯੋ। 
ਸਖੀ ਭਏ ਇਹ ਭਾਤਿ ਸਿਖਾਇਸਿ। ਰਾਜ _ਕੁਮਾਰਨ ਬੋਲਿ ਪਠਾਇਸਿ। ੮। 


ਨਾਹ ਲਤਾ ਲਾਚ ਸਥਾਂ _ਸਂ-- 
ਦੰਹਰਾ” 
ਜਿਮਿ ਜਿਮਿ ਨ੍ਰਿਪ ਸੁਤ ਆਇ ਹੈ ਉਤਮ ਭੇਖ ਸੁ ਧਾਰਿ। 
ਤਿਮਿ ਤਿਮਿ ਪਗਨ _ਖਰਾਕ ਤੈ ਕਿਜਿਯੋ ਮੇਰੇ ਦ੍ਰਾਰ। ੯। 
ਪ੍ਰਥਮ ਪੁਤ ਜਬ ਨ੍ਰਿਪਤਿ ਕੋ ਆਯੋ ਭੇਖ ਸੁ ਧਾਰਿ। 
ਪਾਇਨ ਕੋ _ਖਟਕੋ _ਕਿਯੋ _ਆਨਿ ਸਖੀ ਤਿਹ ਦ੍ਰਾਰ। _੧0। 
ਚੱਪਾਣ 
ਹਾਹਾ ਪਦ ਤਬ _ਤਰੁਨਿ ਉਚਾਰੋ। _ਹਾਥਨ ਕੌ __ਛਤਿਯਾ ਪਰ _ਮਾਰੋਂ। 
ਕੋਊ ਆਹਿ ਦ੍ਰਾਰ ਮੁਹਿ ਠਾਢਾ। ਤਾ ਤੇ ਅਧਿਕ ਤ੍ਰਾਸ ਮੁਹਿ ਬਾਢਾ। _੧੧। 


ਨ੍ਹਿਪ ਸੁਤ ਕਹਿਯੋ ਜਤਨ ਇਕ ਕਰੋਂ। ਚਾਰਿ ਸੰਦੂਕ ਹੈ ਇਕ ਮੈ ਪਰੋਂ। 
ਏਕ ਸੰਦੂਕ ਮਾਝ ਰਹਿਯੋ_ਦੁਰਿ। ਜੈ ਹੈ ਲੋਕ ਬਿਲੋਕ ਬਿਮੁਖ _ਘਰ। ੧੨। 


ਇਮਿ ਸੰਦੂਕ ਭੀਤਰ ਤਿਹ ਡਾਰੋ। ਦੁਤਿਯ ਨ੍ਰਿਪਤਿ ਕੋ ਪੁਤ੍ਰ ਹਕਾਰੋ। 
ਪਗ _ਖਟਕੋ _ਸਹਚਰਿ _ਤਬ ਕੀਨੌ। ਦੁਤਿਯ ਸੰਦੂਕ _ਡਾਰਿ _ਤਿਹ ਦੀਨੌ। _੧੩। 


ਦੰਹਰਾ 

ਛਲ 

ਪਿਤੁ ਗ੍ਰਿਹ ਪਯਾਨੋ _ਕਿਯੋ ਉਤਿਮ ਭੇਖ ਸੁ _ਧਾਰਿ। ੧੪। 
ਚੱਪਲਾਂ 


ਚਾਰਿ ਸੰਦੂਕ ਸੰਗ ਲੀਨੇ ਕਰ। _ਪਹੁਚਤ ਭਈ ਨ੍ਰਿਪਤਿ ਕੈ ਦਰ _ਪਰ। 
ਜਬ ਰਾਜਾ ਕੋ ਰੂਪ _ਨਿਹਾਰਿਯੋ। ਤਾ ਪਰ ਵਾਰ ਨਦੀ ਤਿਨ ਡਾਰਿਯੋ। _੧੫। 


ਚਰਿਤ੍ਰ ਪਾਖਿਆਨ ੧੩੯ 


ਦੱਖਣ? 

ਰਾਜੇ ਦੇ ਪੁੱਤਰਾਂ ਨੇ ਇਕ _ਦੂਤੀ ਉਥੇ _ਭੇਜੀ। ਉਸ ਨੇ (ਸ਼ਾਹ ਦੀ) ਪੁੱਤਰੀ ਨੂੰ 
ਤਰ੍ਹਾਂ ਨਾਲ _ਭੁਲਾਵਾ ਦਿੱਤਾ। ਇਸ ਤਰ੍ਹਾਂ ਚਾਰੇ ਉਠ ਕੇ ਭਜ ਪਏ ਅਤੇ ਚਾਰੇ ਚਲ ਕੇ ਉਸ 
ਦੇ ਘਰ ਆ ਗਏ।੬। 
ਦੰਹਰਾ 

ਸ਼ਾਹ ਦੀ ਪੁੱਤਰੀ ਬਹੁਤ _ਪਤਿਬ੍ਰਤਾ, ਚਤੁਰ ਅਤੇ ਬੁੱਧੀਮਾਨ ਸੀ। ਉਸ ਨੇ ਮਨ ਵਿਚ 
ਇਕ ਚਰਿਤਰ ਵਿਚਾਰ ਕੇ ਚੌਹਾਂ ਨੂੰ _ਸੈਦੇਸ਼ ਲਿਖ _ਕੇ ਭੇਜ ਦਿੱਤਾ।੭। 


ਚੱਪਲਾਂ 


ਚੌਹਾਂ ਨੂੰ ਵੱਖਰਾ ਵੱਖਰਾ ਲਿਖ ਭੇਜਿਆ ਅਤੇ ਕਿਸੇ ਦਾ ਭੇਦ ਕਿਸੇ ਹੋਰ ਨੂੰ ਨ 
ਦਸਿਆ। (ਉਸ ਨੇ) ਸਖੀ ਨੂੰ ਇਸ ਤਰ੍ਹਾਂ ਸਿਖਾ ਦਿੱਤਾ ਅਤੇ ਰਾਜ _ਕੁਮਾਰਾਂ ਨੂੰ _ਬੁਲਵਾ 
ਲਿਆ।੮। 
ਸ਼ਾਹ ਦਾ ਪੁੱਤਗੀ ਨੰ ਸਨ ਨੂੰ /ਸੈਹਾ-- 
ਦੰਹਰਾ 


ਜਿਵੇਂ ਜਿਵੇਂ ਰਾਜੇ ਦੇ ਪੁੱਤਰ ਉਤਮ ਢੰਗ _ਨਾਲ _ਸਜ-ਸੰਵਰ ਕੇ ਆਣੰਗੇ, ਤਿਵੇਂ ਤਿਵੇਂ 
ਮੇਰੇ ਦੁਆਰ ਤੇ _ਧੈਰ ਨਾਲ ਖੜਾਕ _ਕਰ _ਦੇਣਾ।੯। ਜਦੋਂ ਰਾਜੇ ਦਾ ਪਹਿਲਾ ਪੁੱਤਰ ਸਜ-ਧਜ 
ਕੇ ਆ ਗਿਆ ਤਾਂ ਸਖੀ ਨੇ ਆ ਕੇ ਉਸ ਦੇ ਦੁਆਰ ਉਤੇ ਪੈਰ ਦਾ ਖੜਾਕ _ਕੀਤਾ।੧0। 


ਚੱਪਣਾ 

ਤਦ ਕੁਮਾਰੀ ਨੇ “ਹਾਇ ਹਾਇ” ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਅਤੇ ਹੱਥਾਂ ਨੂੰ ਛਾਤੀ 
ਉਤੇ ਮਾਰਨ _ਲਗੀ। ਕੋਈ ਮੇਰੇ ਦੁਆਰ ਉਤੇ ਆ ਖੜੋਤਾ ਹੈ, ਇਸ ਲਈ ਮੈਨੂੰ ਬਹੁਤ ਡਰ 
ਲਗ ਰਿਹਾ ਹੈ।੧੧। 

(ਤਦ) ਰਾਜੇ ਦੇ ਪੁੱਤਰ ਨੂੰ ਕਿਹਾ ਕਿ ਇਕ _ਯਤਨ _ਕਰੋ। _ਚਾਰ 
ਵਿਚ ਵੜ _ਜਾਓ। (ਤੂੰ) ਇਕ ਸੰਦੂਕ ਵਿਚ ਲੁਕਿਆ ਰਹਿ। ਲੋਕੀਂ ਵੇਖ ਕੇ ਨਿਰਾਸ ਹੋ 
ਘਰ _ਨੂੰ ਪਰਤ _ਜਾਣਗੇ।੧੨। 

ਇਸ ਤਰ੍ਹਾਂ ਉਸ ਨੂੰ ਸੰਦੂਕ ਵਿਚ ਪਾ ਦਿੱਤਾ ਅਤੇ ਰਾਜੇ ਪੁੰਤਰ ਨੂੰ 
ਲਿਆ। (ਜਦ ਉਹ ਘਰ ਆ ਗਿਆ) ਤਦ ਸਖੀ ਨੇ ਪੈਰ ਦਾ ਖੜਾਕ ਕੀਤਾ ਅਤੇ ਉਸ ਨੂੰ 
ਦੂਜੇ ਸੰਦੂਕ _ਵਿਚ ਬੰਦ _ਕਰ _ਦਿੱਤਾ।੧੩। 
ਦੰਹਰਾ 

ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਚੌਹਾਂ _ਸੰਦੂਕਾਂ ਵਿਚ ਪਾ ਦਿੱਤੇ _ਅਤੇ ਉਤਮ 
ਭੇਸ ਬਣਾ ਕੇ ਉਨ੍ਹਾਂ ਦੇ ਪਿਓ (ਰਾਜੇ) ਦੇ ਘਰ ਵਲ ਤੁਰ ਪਈ।੧੪। 


ਚੱਪਲਾਂ 


ਉਸ ਨੇ ਚਾਰੇ ਸੰਦੂਕ ਨਾਲ ਲੈ ਲਏ ਅਤੇ ਰਾਜੇ ਦੇ ਦੁਆਰ ਉਤੇ ਜਾ _ਪਹੁੰਚੀ। ਜਦ 
ਰਾਜੇ ਦਾ ਰੂਪ ਵੇਖਿਆ (ਤਾਂ) ਉਸ ਉਪਰੋਂ ਚਾਰੇ ਸੈਦੂਕ ਵਾਰ ਕੇ ਨਦੀ ਵਿਚ ਸੁਟ ਦਿੱਤੇ।੧੫। 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਾਰਾ 
ਵਾਰਿ ਸੰਦੂਕ ਨ੍ਰਿਪਾਲ ਪਰ ਦਏ ਨਦੀ ਮੈ _ਡਾਰਿ। 


ਸਭ _ਛਤ੍ਰਿਨ ਛਿਨ ਮੋ ਛਲਾ ਕੋਊ ਨ ਸਕਾ ਬਿਚਾਰ। _੧੬। 


ਚੱਪਲਾਂ 


ਧੰਨ੍ਯ _ਧੰਨ੍ਯ _ਸਭ _ਲੋਕ _ਬਖਾਨੈ। _ਭੇਦ ਅਭੇਦ _ਨ_ ਮੂਰਖ _ਜਾਨੈ। 

ਭੂਪ _ਭਗਤਿ ਤਿਹ ਅਧਿਕ ਬਿਚਾਰਿਯੋ। ਨ੍ਰਿਪ ਪਰ _ਦਰਬੁ _ਇਤੋਂ ਜਿਨ _ਵਾਰਿਯੋ। _੧੭। 
ਤਬ ਰਾਜੇ ਇਹ ਭਾਤਿ _ਉਚਾਰਿਯੋ। _ਸਾਹ ਸੁਤਾ ਜੇਤੋ ਧਨ ਵਾਰਿਯੋ। 

ਛੋਰਿ ਭੰਡਾਰ ਤਿਤੋਂ ਤਿਹ ਦੀਜੈ। ਮੰਤੂਨ ਕਹਾ _ਬਿਲੰਬ ਨ _ਕੀਜੈ। _੧੮। 


ਚਾਰਿ ਸੰਦੂਕ _ਅਸਰਫੀ _ਦੀਨੀ। ਸਾਹੁ ਸੁਤਾ ਸਭ ਹੀ ਸੋ ਲੀਨੀ। 
ਨ੍ਹਿਪ ਕੇ ਚਾਰੌ ਪੂਤ ਡੁਬਾਈ। ਲੈ ਧਨੁ ਅਮਿਤ ਬਹੁਰਿ ਘਰ ਆਈ। _੧੯। 


ਦੰਹਰਾ 


ਇਹ ਛਲ ਸੋ ਸੁਤਿ ਨ੍ਰਿਪਤਿ ਕੇ ਚਾਰੌ ਦਏ ਡੁਬਾਇ। 


ਆਨਿ _ਧਾਮ _ਬਹੁਰੋ ਬਸੀ ਹ੍ਹਿਦੈ ਹਰਖ ਉਪਜਾਇ। ੨0। ੧। 
/ਛੰਤਾ ਸੀ ਲਾਰੜ੍ਹ ੫ਲ੍ਯਾਨੇ /$ੈਯਾ ਲਾਰਤ੍ਹੇ ਮੰਤ ਭੂ ਸੰਭਾਏੇ ਛੋਟ ਸੌਂ ਅਠਤਾਲੀਨ ਲਾਰੇੜ੍ਹ ਸਨਆਮਤਮ 


ਗਤ ਨਭਮ' ਸਤ) ੨੪੮/ ੪੬੭੬/ #ਫਲ,/ 


ਚੱਪਲਾਂ 


ਬਤਿਸੁ ਲਛਨ ਨਗਰ ਇਕ ਸੋਹੈ। ਜਾ ਕੇ ਤਟ ਅਮਰਾਵਤਿ ਕੋ ਹੈ। 
ਸੈਨ _ਸੁਲਛਨ ਨ੍ਰਿਪ ਤਹ _ਸੁਭ _ਮਤਿ। ਸੂਰਬੀਰ ਬਲਵਾਨ _ਬਿਕਟ _ਮਤਿ। _੧। 


ਮੌਜ੍ਰਿ ਬਿਚਛਨਿ ਨਾਰਿ _ਤਵਨਿ _ਬਰ। __ ਪੜੀ _ਬ੍ਯਾਕਰਨ ਸਾਸਤ _ਕੋਕ _ਸਰ। 
ਸੋਭਾ ਅਧਿਕ ਤਵਨ ਕੀ _ਸੋਹਤ। ਸੁਰ ਨਰ ਨਾਗ ਅਸੁਰ ਮਨ ਮੋਹਤ। ੨। 


੭%#=ੜਾਲ਼ 
ਏਕ ਸਾਹ _ਕੋ ਪੂਤ ਤਹਾ ਸੁੰਦਰ ਘਨੋ। 
ਜਨੁ _ਔਤਾਰ ਮਦਨ ਕੋ ਯਾ ਜਗ ਮੋ _ਬਨੋ। 
ਬਿਤਨ ਕੇਤੁ ਤਿਹ ਨਾਮ _ਕੁਅਰ ਕੈ _ਜਾਨਿਯੈ। 
ਹੋਂ ਜਾ ਸਮ ਸੁੰਦਰ ਅਵਰ ਨ ਕਤਹੁ _ਬਖਾਨਿਯੈ। 


ਨੈਨ ਹਰਿਨ ਕੇ ਹਰੇ ਬੈਨ ਪਿਕ ਕੇ ਹਰੇ। 
ਜਨੁਕ _ਸਾਨਿ ਪਰ _ਬਿਸਿਖ ਦੋਊ _ਬਾਢਿਨ ਧਰੇ। 
ਬਿਨਾ ਪੁਹਾਰੇ ਲਗਤ ਨ ਕਾਢੇ ਜਾਤ ਹੈ। 
ਹੋ ਖਟਕਤ ਹਿਯ ਕੇ ਮਾਝ ਸਦਾ ਪਿਯਰਾਤ ਹੈ। 


੩। 


੪| 


ਚਰਿਤ੍ਰ ਪਾਖਿਆਨ ੧੪੧ 


ਚੱਪਣਾ 

ਸਾਰੇ ਲੋਕ ਧੰਨ ਧੰਨ ਕਹਿਣ ਲਗੇ, ਪਰ ਮੂਰਖਾਂ ਨੇ ਭੇਦ ਅਭੇਦ ਨ __ਸਮਝਿਆ। ਰਾਜੇ 
ਨੇ ਉਸ ਨੂੰ ਆਪਣਾ ਪਰਮ _ਭਗਤ ਸਮਝਿਆ (ਕਿਉਂਕਿ) ਉਸ ਨੇ ਰਾਜੇ ਉਤੋਂ ਇੰਨਾਂ ਧਨ 
ਵਾਰ ਦਿੱਤਾ ਸੀ।੧੭। 

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ ਕਿ ਸ਼ਾਹ ਦੀ ਪੁੱਤਰੀ ਨੇ ਜਿਤਨਾ ਧਨ ਵਾਰਿਆ ਹੈ, 
ਖ਼ਜ਼ਾਨਾ ਖੋਲ੍ਹ ਕੇ ਉਤਨਾ ਧਨ ਉਸ ਨੂੰ ਦੇ ਦਿਓ। (ਰਾਜੇ ਨੇ) ਮੌਤ੍ਰੀਆਂ ਨੂੰ ਕਿਹਾ ਕਿ ਦੇਰ ਨ 
ਕਰੋਂ ।੧੮। 

(ਉਸ ਨੂੰ) ਚਾਰ ਸੰਦੂਕ _ਅਸ਼ਰਫ਼ੀਆਂ ਦੇ (ਭਰ _ਕੇ) ਦਿੱਤੇ। ਸ਼ਾਹ ਦੀ ਪੁੱਤਰੀ ਨੇ _ਸਾਰੇ 
ਲੈ ਲਏ। ਰਾਜੇ ਦੇ ਚੌਹਾਂ ਪੁੰਤਰਾਂ ਨੂੰ ਡੁਬਾ ਕੇ ਅਤੇ ਅਮਿਤ ਧਨ ਲੈ ਕੇ ਫਿਰ ਘਰ ਪਰਤ 
ਅਆਈ।੧੯। 
ਦੰਹਰਾ 

ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਡੁਬਾ ਦਿੱਤੇ ਅਤੇ ਮਨ ਵਿਚ ਆਨੰਦ ਵਧਾ ਕੇ 
ਫਿਰ ਘਰ ਵਿਚ ਆ ਕੇ ਰਹਿਣ ਲਗ ਗਈ।੨0। 

/ਏਥੋਂ ਗੰ ਲਾਠਤੁੱਪ/ਨਆਨ ਦੇ ਤੂੀੰਆ ਗਲਾਰੜ੍ਹ ਦੇ ਮੰਡੀ ਝੂਪ ਸੰਭਾਦ ਦੇ ੨੪੮ਵ' ਗਾਰੜ੍ਹ ਦੀ ਨਆਪਤੀ 

ਭਾ _ਲੂਭ _ਹੈ/>੪੮/ ੪੬%੬/ ਚਲਦਾ/ 
ਚੱਪਲਾਂ 

ਬੱਤੀਸਲਛਣਾਂ (ਨਾਲ ਭਰਪੂਰ) ਇਕ _ਨਗਰ _ਸ਼ੋਭਦਾ _ਸੀ ਜਿਸ _ਦੇ ਬਰਾਬਰ _ਅਮਰਾਪੁਰੀ 
ਵੀ ਕੁਝ ਨਹੀਂ ਸੀ। ਉਥੋਂ ਦਾ ਸੁਲਛਨ ਸੈਨ ਨਾਂ ਦਾ ਸ਼ੁਭ ਬੁੱਧੀਵਾਲਾ ਰਾਜਾ _ਸੀ। ਜੋ ਬਹੁਤ 
ਸ਼ੂਰਵੀਰ, _ਬਲਵਾਨ ਅਤੇ _ਵਿਕਟ ਬੁੱਧੀ _ਵਾਲਾ _ਸੀ।੧। 

ਬਿਚਛਨਿ _ਮੰਜਰੀ ਉਸ ਦੀ ਸੁੰਦਰ ਨਾਰੀ ਸੀ ਜੋ ਵਿਆਕਰਣ ਅਤੇ ਕੋਕ ਸ਼ਾਸਤੁ 
ਆਦਿ ਪੜ੍ਹੀ ਹੋਈ ਸੀ। ਉਸ ਦੀ ਬਹੁਤ ਅਧਿਕ ਸੁੰਦਰਤਾ ਸ਼ੋਭਦੀ ਸੀ (ਜਿਸ ਨੂੰ ਵੇਖ ਕੇ) 
ਦੇਵਤੇ, ਮਨੁੱਖ, _ਨਾਗ _ਅਤੇ ਦੈਂਤ ਮੋਹੇ ਜਾਂਦੇ ਸਨ।੨। 
੭%#ਤਾਲ਼ 


ਉਥੇ ਇਕ ਸ਼ਾਹ ਦਾ ਬਹੁਤ ਸੁੰਦਰ ਪੁੰਤਰ (ਰਹਿੰਦਾ) ਸੀ, ਮਾਨੋ ਇਸ ਜਗਤ _ਵਿਚ 
ਕਾਮ ਦੇਵ ਦਾ ਅਵਤਾਰ ਬਣ ਕੇ (ਆਇਆ ਹੋਵੇ)। ਉਸ ਕੁੰਵਰ ਦਾ ਨਾਮ _ਬਿਤਨ _ਕੇਤੁ 
ਸਮਝੋ। _ਉਸ _ਵਰਗਾ ਸੁੰਦਰ ਹੋਰ ਕੋਈ ਨਹੀਂ _ਦਸੀਂਦਾ _ਸੀ।੩। 


(ਉਸ ਨੇ) ਨੈਣ ਹਿਰਨ ਦੇ ਅਤੇ ਬੋਲ ਕੋਇਲ ਦੇ ਚੁਰਾਏ ਹੋਏ ਸਨ। (ਇੰਜ ਪ੍ਰਤੀਤ 
ਹੁੰਦਾ ਹੈ) ਮਾਨੋ ਵਢਣ ਲਈ ਦੋ ਤੀਰ _ਸਾਣ ਉਤੇ ਤਿਖੇ ਕੀਤੇ ਹੋਣ ਇਹ ਬਿਨਾ ਚਲਾਏ 
ਲਗਦੇ ਹਨ ਅਤੇ ਫਿਰ _ਕਢੇ ਵੀ ਨਹੀਂ ਜਾ ਸਕਦੇ ਹਨ। ਫਿਰ ਹਿਰਦੇ ਵਿਚ _ਚੁਭਦੇ ਹੋਏ 


ਪੀੜਾ ਦਿੰਦੇ ਹਨ।8। 


ਸੀ _ਦਸਮ-ਗ੍ੂੰਥ _ਸਾਹਿਬ 


ਨਿਰਖਿ ਤਵਨ ਕੋ ਰੂਪ ਤਰਿਨਿ ਮੋਹਿਤ ਭਈ। 

ਲੋਕ ਲਾਜ _ਕੁਲ _ਕਾਨਿ _ਤ੍ਯਾਗਿ ਤਬ ਹੀ ਦਈ। 

ਆਸਿਕ ਕੀ ਤ੍ਰਿਯ _ਭਾਤਿ ਰਹੀ ਉਰਝਾਇ ਕੈ। 

ਹੋਂ _ਸਕਿਯੋ ਨ ਧੀਰਜ ਬਾਧਿ ਸੁ ਲਿਯੋ ਬੁਲਾਇ ਕੈ। ੫। 

ਦੱਖਣ? 

ਭੇਦਿ ਪਾਇ ਤ੍ਰਿਯ ਤਾਹਿ _ਬੁਲਾਇਸਿ। _ਭਾਤਿ _ਭਾਤਿ _ਭੋਜਨਹਿ _ਖਵਾਇਸਿ। 
ਕੇਲ ਕਰਨ ਤਾ ਸੌ ਚਿਤ ਚਹਾ। ਲਾਜਿ _ਬਿਸਾਰਿ ਪ੍ਰਗਟ ਤਿਹ _ਕਹਾ। ੬। 
ਬਿਤਨ ਕੇਤੁ ਜਬ ਯੌ ਸੁਨਿ ਪਾਯੋ। ਭੋਗ ਨ ਕਿਯੋ ਨਾਕ _ਐਠਾਯੋ। 
ਸੁਨਿ ਅਬਲਾ ਮੈ ਤੋਹਿ ਨ ਭਜਿਹੌ। ਨਾਰਿ ਆਪਨੀ ਕੌ ਨਹਿ ਤਜਿਹੋ। ੭। 


ਦੰਹਾਰਾ 
ਜੋ ਉਪਾਇ _ਕੋਟਿਕ ਕਰਹੁ _ਲਛਿਕ _ਕਰਹੁ _ਇਲਾਜ। 
ਧਰਮ ਆਪਨੇ ਛਾਡਿ ਤੁਹਿ ਤਊ ਨ ਭਜਹੌ ਆਜ। ੮। 


ਦੱਪਣ? 
ਰਾਨੀ ਜਤਨ ਕੋਟਿ ਕਰਿ ਰਹੀ। ਏਕੈ ਨਾਹਿ ਮੂੜ ਤਿਹ _ਗਹੀ। 
ਕੋਪ ਭਯੋ ਤ੍ਰਿਯ ਕੋ _ਜਿਯ ਭਾਰੋ। ਤਾ ਕੌ ਬਾਧਿ ਭੋਹਰੇ ਡਾਰੋ। ੯। 
ਤਾ ਕੌ ਬਾਧਿ ਭੋਹਰਾ ਡਾਰਾ। ਮੂਆ ਸਾਹੁ ਸੁਤ ਜਗਤ _ਉਚਾਰਾ। 
ਸੌਦਾ ਕਾਜ _ਕਹਿਯੋ ਕਹੂੰ ਗਯੋ। _ਚੋਰਨ ਮਾਰਿ ਲੂਟਿ ਧਨ ਲਯੋ। _੧0। 


ਭੇਸ ਅਨੂਪ _ਤਰੁਨਿ ਤਿਨ _ਧਰਾ। _ਅਭਰਨ ਅੰਗ ਅੰਗ ਮੈ _ਕਰਾ। 
ਬਿਤਨ ਕੇਤੁ ਕੇ ਢਿਗ _ਚਲ _ਗਈ। _ਭਾਤਿ ਅਨੇਕ _ਨਿਹੋਰਤ _ਭਈ। _੧੧। 


੭%#=ੜਾਲ਼ 
ਗ੍ਰੀਵ ਅੰਚਰਾ ਡਾਰਿ ਰਹੀ ਸਿਰ ਨ੍ਯਾਇ ਕੈ। 
ਪਕਰਿ ਕੁਅਰ ਕੇ ਪਾਇ ਰਹੀ ਲਪਟਾਇ ਕੈ। 
ਏਕ ਬਾਰ ਡਰ ਡਾਰਿ ਆਨਿ ਪਿਯ ਰਤਿ ਕਰੋ। 


੮ 


ਹੋ ਸਕਲ ਕਾਮ ਕੋ ਤਾਪ ਹਮਾਰੋ ਅਬ ਹਰੋ। ੧੨। 
ਚੱਪਲਾਂ 
ਮਰਿ ਮਰਿ ਜਨਮ ਕੋਟਿ ਤੁਮ ਧਰੋ। ਬਾਰ ਹਜਾਰ ਪਾਇ ਕਿ ਨ ਪਰੋ। 


ਤੋ ਕੋ ਤਊ ਨ ਭਜੋ ਨਿਲਜ ਤਬ। ਕਹਿ ਦੈ ਹੋ ਤਵ ਪਤਿ ਪ੍ਰਤਿ ਬਿਧਿ ਸਬ। ੧੩। 


ਅਧਿਕ ਜਤਨ ਰਾਨੀ ਕਰਿ _ਹਾਰੀ। ਪਾਇ _ਪਰੀ _ਲਾਤਨ ਜੜ _ਮਾਰੀ। 
ਚਲੁ _ਕੂਕਰੀ ਨਿਲਜ ਮੂੜ _ਮਤਿ। ਕਾਮ ਭੋਗ ਚਾਹਤ ਮੋ _ਸੋ_ਕਤ। ੧੪। 


ਚਰਿਤ੍ਰ ਪਾਖਿਆਨ ੧੪੩ 


ਉਸ ਦਾ ਰੂਪ ਵੇਖ ਕੇ ਰਾਣੀ ਉਸ ਉਤੇ ਮੋਹਿਤ ਹੋ ਗਈ। ਉਸੇ ਵੇਲੇ ਉਸ ਨੇ ਕੁਲ 
ਦੀ ਲਾਜ ਅਤੇ ਮਰਯਾਦਾ ਤਿਆਗ _ਦਿੱਤੀ। _ਉਹ ਇਸਤਰੀ ਆਸ਼ਿਕ ਵਾਂਗ ਅਟਕ _ਗਈ। 
ਉਹ ਧੀਰਜ ਧਾਰਨ ਨ ਕਰ ਸਕੀ ਅਤੇ (ਉਸ ਨੂੰ) ਬੁਲਾ _ਲਿਆ।੫। 


ਚੱਪਣਾ 

ਸਾਰੀ ਗੱਲ ਸਮਝ ਕੇ ਇਸਤਰੀ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਭਾਂਤ ਭਾਂਤ 
ਦੇ ਭੋਜਨ ਖਵਾਏ। _ਉਸ ਨਾਲ _ਰਤੀ-ਕ੍ਰੀੜਾ ਕਰਨ ਉਤੇ ਮਨ _ਕੀਤਾ। ਸ਼ਰਮ _ਉਤਾਰ ਕੇ ਉਸ 
ਨੂੰ ਸਾਫ਼ ਸਾਫ਼ ਕਹਿ ਦਿੱਤਾ।੬। 

ਜਦ _ਇਸ ਤਰ੍ਹਾਂ ਬਿਤਨ ਕੇਤੁ ਨੇ ਸੁਣਿਆ ਤਾਂ ਭੋਗ ਨ ਕੀਤਾ, ਸਗੋਂ ਨਕ ਚੜ੍ਹਾਇਆ। 
(ਅਤੇ ਕਹਿਣ _ਲਗਾ--) ਹੇ ਇਸਤਰੀ! ਸੁਣ, ਮੈ ਤੇਰੇ ਨਾਲ ਭੋਗ ਨਹੀਂ ਕਰਾਂਗਾ ਅਤੇ 
ਆਪਣੀ ਇਸਤਰੀ ਨੂੰ ਨਹੀਂ __ਛਡਾਂਗਾ।੭। 
ਦੰਹਰਾ 

ਜੇ ਕਰੋੜਾਂ ਉਪਾ ਕਰ ਲੈ ਅਤੇ ਲਖ ਇਲਾਜ ਕਰ ਲੈ (ਤਾਂ ਵੀ ਮੈਂ) ਆਪਣਾ ਧਰਮ 
ਛਡ ਕੇ ਅਜ ਤੈਨੂੰ ਨਹੀਂ ਭਜਾਂਗਾ।੮। 


ਚੱਪਲਾਂ 


ਉਸ ਨੂੰ ਬੰਨ੍ਹ ਕੇ ਭੋਰੇ ਵਿਚ ਸੁਟ ਦਿੱਤਾ ਅਤੇ ਸਭ ਨੂੰ ਦਸ ਦਿੱਤਾ ਕਿ ਸ਼ਾਹ ਦਾ ਪੁੱਤਰ 
ਮਰ ਗਿਆ ਹੈ। ਕਹਿਣ ਲਗੀ ਕਿ ਸੌਦੇ ਕਾਰਨ ਕਿਤੇ ਗਿਆ ਸੀ, ਚੋਰਾਂ ਨੇ ਧਨ ਲੁਟ ਕੇ 
ਮਾਰ ਦਿੱਤਾ ਹੋਵੇਗਾ।੧0। 

ਉਸ ਇਸਤਰੀ ਨੇ ਅਨੂਪ _ਭੇਸ _ਧਾਰਨ _ਕੀਤਾ ਅਤੇ ਅੰਗ _ਅੰਗ _ਵਿਚ _ਗਹਿਣੇ ਸਜਾ 
ਲਏ। (ਫਿਰ) ਬਿਤਨ ਕੇਤੁ ਕੋਲ ਚਲੀ ਗਈ ਅਤੇ ਅਨੇਕ ਤਰ੍ਹਾਂ ਨਾਲ ਤਰਲੇ ਕਰਨ 
ਲਗ।੧੧। 
੭%#ਤਾਲ਼ 


ਗਲ ਵਿਚ ਪਲੂ ਪਾ ਕੇ ਅਤੇ ਸਿਰ ਨੀਵਾਂ ਕਰ ਕੇ ਖੜੋਤੀ ਰਹੀ ਅਤੇ ਕੁੰਵਰ ਦੇ ਪੈਰ 
ਕੇ 


ਪਕੜ (ਉਨ੍ਹਾਂ ਨਾਲ) _ਲਿਪਟ _ਗਈ। _ਹੇ ਪ੍ਰੀਤਮ! ਇਕ _ਵਾਰ _ਹਰ ਪ੍ਰਕਾਰ ਦਾ _ਡਰ 
ਤਿਆਗ ਕੇ ਮੇਰੇ ਨਾਲ _ਰਤੀ-ਕ੍ਰੀੜਾ _ਕਰੋ ਅਤੇ ਹੁਣ ਮੇਰੀ ਸਾਰੀ _ਕਾਮ _ਅਗਨੀ ਨੂੰ ਸ਼ਾਂਤ 
ਕਰੋਂ ।੧੨। 
ਚੱਪਾਣ 


ਸਾਰੀ _ਗੱਲ_ਤੇਰੇ ਪਤੀ ਨੂੰ `ਦਸ _ਦਿਆਂਗਾ।੧੩। 
ਰਾਣੀ ਅਧਿਕ _ਯਤਨ _ਕਰ _ਕੇ ਹਾਰ _ਗਈ। ਪੈਰੀਂ ਪਈ ਨੂੰ ਮੂਰਖ (ਕੁੰਵਰ) ਨੇ ਲਤ 
ਮਾਰੀ (ਅਤੇ ਕਹਿਣ _ਲਗਾ--) ਹੇ _ਨਿਰਲਜ, _ਮੂਰਖ _ਕੁਤੀਏ! ਚਲੀ _ਜਾ। ਮੇਰੇ ਨਾਲ ਕਿਉਂ 


ਭੋਗ ਕਰਨਾ ਚਾਹੁੰਦੀ ਹੈ'।੧੪। 


ਸੀ _ਦਸਮ-ਗ੍ਰੰਥ _ਸਾਹਿਬ 


ਕੁਬਚ ਸੁਨੇ ਤ੍ਰਿਯ ਭਈ _ਬਿਮਨ ਮਨ। ਅਮਿਤ ਕੋਪ ਜਾਗਾ ਤਾ ਕੇ _ਤਨ। 
ਜਿਹ ਪਤਿ ਕੋ ਮੁਹਿ ਤ੍ਰਾਸ ਦਿਖਾਰੈ। ਤੌ ਮੈ ਜੌ ਸੋਈ ਤੁਹਿ ਮਾਰੈ। ੧੫। 


ਕਹਿ ਕੈ ਤਿਹ ਪਕਰਿ _ਨਿਕਾਰਿਯੋ। _ਪਠੈ _ਸਹਚਰੀ ਨਾਥ _ਹਕਾਰਿਯੋ। 


ਦੰਹਰਾ 
ਸੁਨ ਰਾਜਾ ਜੋ _ਤਸਕਰਨ _ਹਨ੍ਯੋ ਸਾਹ ਕੋ ਪੂਤ। 
ਸੋ ਮੇਰੇ ਗ੍ਰਿਹ ਪ੍ਰਗਟਿਯੋ ਹੇਰਹੁ ਹ੍ਰੈ ਕਰਿ ਭੂਤ। _੧੭। 
ਦੱਪਣ? 
ਨ੍ਹਿਪ ਤਬ ਕਹੀ ਗਾਡਿ ਇਹ ਡਾਰੋ। ਯਾਹਿ ਨ ਰਾਖੋ ਤੁਰਤ ਸੰਘਾਰੋ। 
ਪਾਵਕ ਭਏ _ਪਲੀਤਾ _ਜਰਿਯਹਿ। ਸਾਹੁ ਪੁਤ੍ਰ ਕੇ ਸਿਰ ਪਰ _ਡਰਿਯਹਿ। ੧੮। 


ਹਾਹਾ ਸਬਦ ਬਹੁਤ ਕਰਿ _ਰਹਿਯੋ। ਭੇਦ ਅਭੇਦ ਨ੍ਰਿਪ ਮੂੜ ਨ ਲਹਿਯੋ। 
ਨਿਰਖਹੁ ਕਾ _ਤ੍ਰਿਯ _ਚਰਿਤ ਸੁਧਾਰਿਯੋ। ਸਾਹ ਪੂਤ _ਕਰਿ ਭੂਤ ਸੈਘਾਰਿਯੋ। ੧੯। 


ਤਰੂਨਿਨ ਕਰ _ਹਿਯਰੋ ਨਹਿ ਦੀਜੈ। ਤਿਨ ਕੋ _ਚੋਰਿ ਸਦਾ ਚਿਤ ਲੀਜੈ। 
ਤ੍ਰਿਯ ਕੋ ਕਛੁ ਬਿਸ੍ਹਾਸ ਨ ਕਰਿਯੈ। ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ। ੨0। ੧। 


/ਏਤਾ ਡੀ ਲਾਰੇ ੫ਖ੍ਹਯਾਨੇ /ਕੈਯਾ ਲਾਰਤ੍ਹੇ ਮਹ ਭੂਪ ਸੱਭਾਦੇ ਲੋਟ ਐਂ ਈਨਜਾਸ ਗਾਠਤ _ਸਆਖਤਮ 
#ਤੁ_ਨਭ# ਸਤ) _੨੪੯/ ੪੬੮੬੭ ਅਫ੍ੰ/ 
ਚੱਪਾਣ 
ਅਜਿਤਾਵਤੀ ਨਗਰ ਇਕ ਸੋਹੈ। ਅਜਿਤ ਸਿੰਘ ਰਾਜਾ ਤਹ ਕੋ ਹੈ। 
ਅਜਿਤ ਮੌਜਰੀ ਗ੍ਰਿਹ ਜਾ ਕੇ ਤ੍ਰਿਯ। ਮਨ ਕ੍ਰਮ ਬਚ ਜਿਨ ਬਸਿ ਕੀਨਾ ਪਿਯ। ੧। 


ਭੁਜੰਗ ਮਤੀ ਤਾ ਕੀ _ਦੁਹਿਤਾ ਇਕ। ਪੜੀ ਕੋਕ _ਬ੍ਯਾਕਰਨ _ਸਾਸਤ੍ਰਨਿਕ। 
ਭਾਗਵਾਨ ਸੁੰਦਰਿ ਅਤਿ ਗੁਨੀ। ਜਾ ਸਮ _ਲਖੀ ਨ _ਕਾਨਨ ਸੁਨੀ। ੨। 


ਸਾਹ ਪੁਤੁ ਬ੍ਰਿਖਭ ਧੁਜਿ ਇਕ _ਤਹਿ। ਰੂਪ ਸੀਲ ਸੁਚਿ ਬ੍ਰਤਤਾ ਜਾ ਮਹਿ। 
ਤੇਜਮਾਨ ਬਲਵਾਨ _ਬਿਕਟ _ਮਤਿ। ਅਲਖ _ਕਰਮ _ਲਖਿ _ਤਾਹਿ ਰਿਸ੍ਯੋ ਰਤਿ। _੩। 


ਚਰਿਤ੍ਰ ਪਾਖਿਆਨ ੧੪੫ 


ਮਾੜੇ ਬੋਲ ਸੁਣ ਕੇ ਇਸਤਰੀ ਮਨ ਵਿਚ ਖਿਝ ਗਈ। ਉਸ ਦੇ ਤਨ ਵਿਚ ਥੇਹੱਦ ਰੋਹ 
ਜਾਗ ਪਿਆ। ਜਿਸ ਪਤੀ ਦਾ ਤੂੰ ਮੈਨੂੰ ਡਰ ਵਿਖਾ ਰਿਹਾ ਹੈਂ, ਮੈਂ ਵੀ ਤਦ ਹੀ (ਮੰਨਾਗੀ) ਜੋ 
ਉਹੀ ਤੈਨੂੰ (ਆ ਕੇ) ਮਾਰੇ।੧੫। 

ਇਸ ਤਰ੍ਹਾਂ ਕਹਿ ਕੇ ਉਸ ਨੂੰ ਪਕੜ ਕੇ 
ਪਤੀ ਨੂੰ ਬੁਲਾ ਲਿਆ। ਭੂਤ ਕਹਿ ਕੇ ਉਹ ਰਾਜੇ 
ਬਹੁਤ ਚਿੰਤਾ ਪੈਦਾ ਕਰ _ਦਿੱਤੀ।੧੬। 
ਦੰਹਰਾ 

(ਫਿਰ ਰਾਜੇ ਨੂੰ ਕਹਿਣ ਲਗੀ--) ਹੇ ਰਾਜਨ! ਜਿਸ ਚੋਰ ਨੇ ਸ਼ਾਹ ਦਾ ਪੁੱਤਰ ਮਾਰਿਆ 
ਸੀ, ਉਹ ਅਜ ਭੂਤ ਹੋਕੇ ਮੇਰੇ ਘਰ ਪਰਗਟ ਹੋਇਆ ਵੇਖਿਆ ਹੈ।੧੭। 
ਜੱਪਣਾ 

ਰਾਜੇ ਨੇ ਤਦ ਕਿਹਾ ਕਿ ਇਸ ਨੂੰ ਧਰਤੀ ਵਿਚ ਗਡ ਦਿਓ। ਇਸ ਨੂੰ ਰਹਿਣ ਨ 
ਦਿਓ, ਤੁਰਤ ਮਾਰ _ਦਿਓ। ਅਗਨੀ ਨਾਲ ਸੜਦਾ ਹੋਇਆ ਪਲੀਤਾ ਸ਼ਾਹ ਦੇ ਪੁੱਤਰ ਦੇ ਸਿਰ 
ਉਤੇ ਸੁਟ ਦਿਓ।੧੮। 

ਉਹ ਬਹੁਤ ਹਾਹਾਕਾਰ ਮਚਾਉਣ ਲਗਾ, ਪਰ ਮੂਰਖ ਰਾਜੇ ਨੇ ਭੇਦ ਅਭੇਦ ਨ ਪਾਇਆ। 
ਵੇਖੋ, ਇਸਤਰੀ ਨੇ ਕਿਸ ਤਰ੍ਹਾਂ ਦਾ ਚਰਿਤੂ ਬਣਾਇਆ ਹੈ ਕਿ ਸ਼ਾਹ ਦੇ ਪੁੱਤਰ ਨੂੰ ਭੂਤ ਕਹਿ 
ਕੇ ਮਰਵਾ ਦਿੱਤਾ _ਹੈ।੧੯। 

ਇਸਤਰੀ ਨੂੰ ਕਦੇ ਦਿਲ ਨਹੀਂ ਦੇਣਾ _ਚਾਹੀਦਾ। ਉਨ੍ਹਾਂ ਦਾ ਦਿਲ ਸਦਾ ਚੁਰਾ (ਜ਼ਰੂਰ) 
ਲੈਣਾ ਚਾਹੀਦਾ ਹੈ। ਇਸਤਰੀ _ਉਪਰ _ਕਦੇ ਵਿਸ਼ਵਾਸ ਨਹੀਂ _ਕਰਨਾ ਚਾਹੀਦਾ ਹੈ। ਇਸਤਰੀ 
ਦੇ ਚਰਿਤ੍ਰ ਤੋਂ ਸਦਾ ਮਨ ਵਿਚ ਡਰਨਾ ਚਾਹੀਦਾ _ਹੈ।੨0। 

/ਏਥੋਂ ਸੰ ਗਰੈਤ੍ਰੰਪਮਆਨ ਦੇ ਤੁਆ ਗਾਰੇਤੂ ਦੇ ੭ ਭੂਪ ਸੰਭਾਦ ਦੇ ੨੪੯ਵੇ' ਗਰੇੜਹ ਦੀ ਅਮ੫ਤਨ 

ਭਾ _ਨੁਭ _ਹੰ/ _੭੪੯/ ੪੬੯#/ ਚਲਟਾ/ 


ਅਜਿਤਾਵਤੀ ਨਾਂ ਦਾ ਇਕ ਸ਼ਹਿਰ ਸ਼ੋਭਦਾ ਸੀ। ਉਥੋਂ _ਦਾ ਰਾਜਾ _ਅਜਿਤ ਸਿੰਘ ਸੀ। 
ਦੇ ਘਰ _ਅਜਿਤ ਮੰਜਰੀ ਨਾਂ ਦੀ ਇਸਤਰੀ ਸੀ ਜਿਸ ਨੇ ਮਨ, ਬਚਨ ਅਤੇ ਕਰਮ ਕਰ 
ਪਤੀ ਨੂੰ ਵਸ ਵਿਚ ਕੀਤਾ ਹੋਇਆ _ਸੀ।੧। 

ਉਸ ਦੀ ਭੁਜੰਗ ਮਤੀ ਨਾਂ ਦੀ ਇਕ ਲੜਕੀ ਸੀ। ਜੋ ਕੋਕ ਵਿਦਿਆ, ਵਿਆਕਰਣ 
ਅਤੇ _ਸ਼ਾਸਤੁ _ਪੜ੍ਹੀ ਹੋਈ _ਸੀ। _ਉਹ _ਬੜੀ _ਭਾਗਵਾਨ, ਸੁੰਦਰ ਅਤੇ _ਗੁਣਵਾਨ ਸੀ। _ਉਸ 
ਵਰਗੀ ਨ ਕੋਈ ਵੇਖੀ ਸੀ ਅਤੇ ਨ ਹੀ ਕੰਨਾਂ ਨਾਲ ਸੁਣੀ ਹੈ।੨। 

ਉਥੇ ਬ੍ਰਿਖਭ _ਧੁਜਿ ਨਾਂ ਦਾ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ। ਉਹ ਰੂਪ, ਸ਼ੀਲ 
ਅਤੇ _ਪਵਿਤ੍ਰਤਾ ਦੀ ਬਿਰਤੀ _ਵਾਲਾ _ਸੀ। _ਉਹ _ਬਹੁਤ _ਤੇਜ ਵਾਲਾ, ਬਲਵਾਨ ਅਤੇ ਵਿਕਟ 
ਬੁੱਧੀ 
ਗੁਣ 


ਸੀ। ਉਸ ਦੇ ਅਦ੍ਰਿਸ਼ ਕਰਮਾਂ ਨੂੰ ਵੇਖ ਕੇ ਰਤੀ ਗੁੱਸਾ ਕਰਦੀ ਹੈ (ਕਿ ਇਸ ਦੇ 

ਦੇਵ ਤੋਂ ਵੱਧ ਕਿਉਂ ਹਨ)।੩। 

ਨੂੰ ਰਾਜੇ ਦੀ ਧੀ ਨੇ ਵੇਖਿਆ ਅਤੇ (ਮਨ ਵਿਚ) ਸੋਚ ਕੀਤੀ ਕਿ ਇਹ 
ਹੈ। (ਉਸ ਨੇ) ਇਕ ਹਿਤੈਸ਼ੀ ਦਾਸੀ ਨੂੰ ਕੋਲ ਬੁਲਾਇਆ (ਅਤੇ 


ਦੀ ਸਾਰੀ _ਗੱਲ ਦਸ ਕੇ ਉਸ ਕੋਲ ਭੇਜਿਆ।੪। 


ਨ 
ਕੱ 
ਰ੍ 


ਹੋ _ਨਾਤਰ ਮੋਹਿ ਮਿਲਾਇ ਸਜਨ ਕੌ _ਦੀਜਿਯੈ। ੫। 


ਚਰਿਤ੍ਰ ਪਾਖਿਆਨ ੧੪੭ 
੭%/=ੜਲ 
(ਰਾਜ ਕੁਮਾਰੀ ਨੇ ਕਿਹਾ--) ਹੇ ਸਖੀ! ਤ? ਪੌਣ ਦਾ ਰੂਪ ਧਾਰ ਕੇ ਉਥੇ ਜਾ ਅਤੇ ਤਰ੍ਹਾਂ 


ਤਰ੍ਹਾਂ ਦੀਆਂ ਬੇਨਤੀਆਂ ਕਰ ਕੇ ਉਸ ਨੂੰ ਪ੍ਰਸੰਨ ਕਰ। ਜਾਂ ਹੁਣ ਤੋਂ ਹੀ ਤ; ਮੇਰੀ ਆਸ ਛਡ 
ਦੇ, ਨਹੀਂ _ਤਾਂ ਮੈਨੂੰ ਸੌਜਣ ਮਿਲਾ ਦੇ।੫। 


ਪੌਣ ਦਾ ਰੂਪ ਹੋ ਕੇ ਸਖੀ ਉਥੋਂ ਤੋਂ 
ਸਮਝਾਇਆ। _ਉਸ ਨੂੰ ਸੁੰਦਰ ਬਸਤ੍ਰ ਪਵਾ ਕੇ 
ਮਤੀ ਬੈਠੀ ਹੋਈ _ਸੀ।੬। 


ਉਥੇ ਨ 
ਉਤਿਮ ਭੇਸ ਸੁ ਧਾਰ ਲ੍ਯਾਈ _ਤਿਹ _ਤਹਾ। ਉਥੇ ਲੈ ਆਈ ਜਿਥੇ ਰਾਜ ਕੁਮਾਰੀ ਭੁਜੰਗ 


ਹੋ ਭੁਜੰਗ ਮਤੀ ਨ੍ਰਿਪ ਸੁਤਾ ਬਹਿਠੀ ਥੀ _ਜਹਾ। ੬। 


ਉਠਿ ਸੁ ਕੁਅਰਿ ਤਿਨ ਲੀਨ ਗਰੇ ਸੌ ਲਾਇ ਕਰਿ। 
ਅਲਿੰਗਨ _ਕਰਿ _ਚੁੰਬਨ ਹਰਖ _ਉਪਜਾਇ _ਕਰਿ। 
ਭਾਤਿ ਭਾਤਿ ਤਿਹ ਭਜਾ ਪਰਮ ਰੁਚਿ ਮਾਨਿ ਕੈ। 


੨ 


ਹੋ ਪ੍ਰਾਨ ਤੇ ਪ੍ਯਾਰੋ ਸਜਨ _ਪਹਿਚਾਨਿ ਕੈ। _੭। 


(ਰਾਜ ਕੁਮਾਰੀ ਨੇ) ਉਠ ਕੇ ਉਸ ਨੂੰ ਗਲੇ ਨਾਲ ਲਗਾ ਲਿਆ ਅਤੇ ਪ੍ਰਸੰਨਤਾ 
ਪੂਰਵਕ _ਆਲਿੰਗਨ _ਕੀਤਾ ਅਤੇ ਚੁੰਬਨ _ਲਏ। _ਤਰ੍ਹਾਂ _ਤਰ੍ਹਾਂ _ਨਾਲ ਰੁਚੀ ਪੂਰਵਕ _ਉਸ _ਨਾਲ 
ਸੈਯੋਗ _ਕੀਤਾ। _(ਅਤੇ _ਉਸ ਨੂੰ) ਪ੍ਰਾਣਾਂ ਤੋਂ ਪਿਆਰਾ ਸੱਜਣ _ਸਮਝਿਆ।੭। 
ਵੀ ਨਰ ਦੰਹਰਾ” 
ਭਾਤਿ _ਭਾਤਿ _ਤਰੂਨੀ ਤਰਨ _ਭਰਿਯੋ ਪਰਮ _ਸੁਖ _ਪਾਇ। (ਉਹ) ਨੌਜਵਾਨ ਅਤੇ ਮੁਟਿਆਰ ਭਾਂਤ ਭਾਂਤ _ਦੇ ਸੁਖ _ਨਾਲ ਭਰੇ ਪੂਰੇ ਗਏ _ਸਨ। 
ਇਹੀ ਬਿਖੈ ਤਾ ਕੋ ਪਿਤਾ ਤਹੀ ਨਿਕਸਿਯੋ ਆਇ। ੮। ਇਸੇ ਦੌਰਾਨ ਉਸ _ਦਾ ਪਿਤਾ ਉਥੇ ਆ _ਨਿਕਲਿਆ।੮। 

ਚੱਪਣਾੰ ਪਲ? 

ਪਿਤਾ ਦੇ ਆਣ ਤੇ (ਉਸ ਨੇ) ਮੂੰਹ ਤੇ ਪੱਲਾ ਲੈ ਲਿਆ ਅਤੇ ਗਲੇ ਨਾਲ ਲਗ ਕੇ 
ਬਹੁਤ ਰੋਣਾ _ਧੋਣਾ _ਕੀਤਾ। ਕਹਿਣ ਲਗੀ ਕਿ ਮੈਂ (ਤੁਹਾਡਾ) ਦੀਦਾਰ ਬਹੁਤ ਦਿਨਾਂ _ਬਾਦ 
ਪ੍ਰਾਪਤ ਕੀਤਾ ਹੈ। ਇਸ ਲਈ ਮੇਰਾ ਹਿਰਦਾ (ਰੋਣ ਲਈ) _ਉਛਲ ਪਿਆ ਹੈ।੯। 

ਜਿਸ ਦਿਨ ਦੀ ਮੈਂ ਸੋਹਰੇ ਗਈ ਸਾਂ ਅਤੇ ਉਥੇ ਜਾ ਕੇ ਫਿਰ ਘਰ ਆਈ ਹਾਂ। ਤਦ ਤੋਂ 
ਮੈਂ ਅਜ ਪਿਤਾ ਨੂੰ ਵੇਖਿਆ ਹੈ, ਇਸ ਲਈ ਬਹੁਤ ਅਧਿਕ ਮੋਹ ਉਪਜ ਪਿਆ ਹੈ।੧0। 


ਜਦ (ਰਾਜਾ) ਅਜੀਤ ਸਿੰਘ ਨੇ _ਇਸ ਤਰ੍ਹਾਂ ਸੁਣ ਲਿਆ, ਤਾਂ ਰੋਂਦਾ ਹੋਇਆ ਗੱਲ 


ਪਿਤੁ ਆਵਤ ਅੰਚਰ ਮੁਖ _ਡਰਾ। ਲਾਗਿ ਗਰੇ ਰੋਦਨ ਬਹੁ _ਕਰਾ। 
ਕਹਿਯੋ ਦਰਸੁ ਬਹੁ ਦਿਨ ਮੋ ਪਾਯੋ। ਤਾ ਤੇ ਮੋਰ ਉਮਗਿ ਹਿਯ ਆਯੋ। ੯। 


ਜਬ ਤੇ ਮੈ ਸਸੁਰਾਰ ਸਿਧਾਈ। ਤਹ ਤੇ ਜਾਇ ਬਹੁਰਿ ਘਰ _ਆਈ। 
ਤਬ ਤੇ ਅਬ ਮੈ ਤਾਤ ਨਿਹਾਰਾ। ਤਾ ਤੇ ਉਪਜਾ ਮੋਹ _ਅਪਾਰਾ। _੧0। 


ਅਜਿਤ ਸਿੰਘ ਜਬ ਯੌ ਸੁਨਿ ਲਯੋ। ਰੋਦਨ ਕਰਤ _ਗਰੇ ਮਿਲਿ ਭਯੋ। 


ਤਬ ਤਿਹ ਘਾਤ ਭਲੀ ਕਰ ਆਈ। _ਸਖੀ ਦਯੋ ਗਿਹ ਮੀਤ _ਪਠਾਈ। _੧੧। ਨਾਲ _ਲਗ __ਗਿਆ। ਤਦ ਇਹ ਚੰਗਾ ਮੌਕਾ ਲਗ _ਗਿਆ ਅਤੇ ਸਖੀ ਨੇ _ਮਿਤਰ ਨੂੰ ਘਰ 
ਭੋਜ ਦਿੱਤਾ।੧੧। 
ਦਹਾਰਾ ਦੰਹਾਰ” 


ਪਿਤੁ ਕੇ ਅੰਚਰ ਡਾਰਿ ਸਿਰ ਆਂਥੈ ਲਈ ਦੁਰਾਇ। 
ਮੋਹਿਤ ਭਯੋ _ਰੋਵਤ ਰਹਿਯੋ ਮੀਤ ਦਿਯਾ _ਪਹੁਚਾਇ। _੧੨। ੧। 


/ਏਤਾ ਨਾ ਗਾਰੇੜ੍ਹ ਘਲੂਯਾਨੋ ,ਤਰਯਾ ਲਾਰਤ੍ਹੇ ਅੰਤਾਂ ਭੂਪ ਅੰਭਾਦੇ ਦੋਇ ਐਂ ਪਲਾਨ ਲਾਰੇਤ੍ਹ ਸ਼ਆਪਤਆ 
ਮਤ ਸਭਨ ਸਤ/ _੨੪6%/ ੬੭6੮/ ਆਫਰੰ/ 


ਪਿਤਾ ਦੇ ਸਿਰ ਉਤੇ ਪੱਲਾ ਸੁਟ ਕੇ (ਉਸ ਦੀਆਂ) ਅੱਖਾਂ ਲੁਕਾ _ਲਈਆਂ। _ (ਪਿਤਾ) 
ਮੋਹਿਤ ਹੋਕੇ ਰੋਂਦਾ ਰਿਹਾ (ਅਤੇ ਇਧਰ ਮੌਕਾ ਪਾ ਕੇ) ਮਿਤਰ ਨੂੰ ਘਰ ਪਹੁੰਚਾ ਦਿੱਤਾ।੧੨। 

/ਏਥੋਂ ਗੰ ਗਰੇਤੁੰਪ/ਸਆਨ ਦੇ ਤੁਆ ਰੇਤ ਦੇ ਮੰਤ ਡੂਪ ਸੰਭਾਦ ਦੇ ੨੫#ਵੇ' ਗਾਰੇਤੂ ਦੀ ਸਮਖਤਨ 

ਨ ਲਭ _ਹੰ/ _੨੪6/ &੭60੮/ ਚਲਟਾ/ 

ਚੱਪਾਣ 

ਬਿਕਟ ਕਰਨ ਨਾਂ ਦਾ ਇਕ ਸ੍ਰੇਸ਼ਠ ਰਾਜਾ _ਸੀ। ਮਾਨੋ ਪ੍ਰਿਥਵੀ ਉਤੇ _(ਉਹ) ਦੂਜਾ 
ਸੂਰਜ _ਹੋਵੇ। ਉਸ _ਦੀ _ਮਕਰਾਛ _ਕੁਵਰਿ ਨਾਂ ਦੀ ਇਸਤਰੀ _ਸੀ। _ਉਹ ਚੰਦ੍ਰਮਾ ਦੀ _ਪੂਭਾ 
ਵਰਗੀ ਲਗਦੀ ਸੀ।੧। 


ਚੱਪਣਾ 
ਬਿਕਟ ਕਰਨ ਇਕ ਹੁਤੋ ਨ੍ਰਿਪਤਿ _ਬਰ। _ਜਨੁਕ ਪ੍ਰਿਥੀ ਤਲ ਦੁਤਿਯ _ਦਿਵਾਕਰ। 
ਸੀ ਮਕਰਾਛ _ਕੁਅਰਿ _ਬਨਿਤਾ _ਤਿਹ। ਪ੍ਰਗਟ ਚੰਦੂ _ਸੀ_ ਪ੍ਰਭਾ _ਲਗਤ _ਜਿਹ। _੧। 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਸੀ ਜਲਜਾਛ ਸੁਤਾ ਤਵਨਿ ਜਾ ਕੋ ਰੂਪ _ਅਪਾਰ। 
ਗੜਿ ਤਾ ਸੀ ਤਰੁਨੀ ਬਹੁਰਿ ਗੜਿ ਨ ਸਕਾ ਕਰਤਾਰ। ੨। 


ਚੱਪਾਣ? 
ਕਲਪ ਬ੍ਰਿਛ _ਧੁਜ ਤਹ ਇਕ ਨ੍ਰਿਪ ਬਰ। ਪ੍ਰਗਟ ਭਯੋ ਜਨੁ _ਦੁਤਿਯ ਕਿਰਨਧਰ। 
ਅਧਿਕ ਰੂਪ _ਜਨਿਯਤ ਜਾ ਕੋ _ਜਗ। _ਥਕਿਤ ਰਹਤ ਜਿਹ _ਨਿਰਖ _ਤਰੁਨਿ ਮਗ। _੩। 


%7ਤਲ 
ਰਾਜ _ਕੁਅਰਿ _ਨਿਰਖਨ _ਉਪਬਨ _ਇਕ _ਦਿਨ _ਚਲੀ। 
ਲੀਨੋ ਬੀਸ _ਪਚਾਸ _ਸਹਚਰੀ _ਸੰਗ _ਭਲੀ। 
ਉਠਤ _ਕਨੂਕਾ ਧੂਰਿ _ਉਠਾਏ _ਪਾਇ _ਤਨ। 
ਹੋ ਜਨੁਕ ਚਲੋ ਹੂਹੈ ਸੰਗ ਪੂਜਾ ਕੇ ਸਕਲ ਮਨ। ੪। 


ਦੰਹਰ” 
ਕਲਪ ਬ੍ਰਿਛ _ਧੁਜ _ਕੁਅਰ ਕੌ _ਨਿਰਖਿ ਗਈ _ਲਲਚਾਇ। 
ਠਗ ਨਾਇਕ ਸੇ ਨੈਨ ਦੈ ਠਗ ਜਿਉ ਰਹੀ ਲਗਾਇ। ੫। 


੭%/ਤ=ਲ 


ਲਯੋ _ਡੋਰਾ ਮਹਿ _ਕਿਨੂੰ ਨ ਕਿਛੁ ਲਹਿਯੋ। 
ਹੋ ਪਰੀ ਲੈ ਗਈ ਤਾਹਿ ਸੁ ਤਹਿ ਪਿਤ ਤ੍ਰਿਯ ਕਯੋ। _੭। 
ਚੱਧਾਣ? 
ਰੋਇ ਪੀਟਿ ਤਾ ਕੋ ਪਿਤੁ ਹਾਰਾ। ਕਿਨੂੰ ਨ ਤਾ ਕੋ ਸੋਧ ਉਚਾਰਾ। 
ਤਾ ਕੀ ਬਧੂ ਨ੍ਰਿਪਤਿ ਪਹਿ ਗਈ। ਪਰੀ ਹਰਤ ਪਤਿ ਮੁਹਿ ਕਹ ਭਈ। ੮। 


ਨ੍ਹਿਪ _ਭਾਖੀ ਤਿਹ ਸੋਧ _ਕਰੀਜੈ। ਸਾਹ ਪੂਤ ਕਹ ਜਾਨ ਨ ਦੀਜੈ। 
ਖੋਜਿ ਥਕੇ ਨਰ ਨਗਰ ਨਦੀ ਮੈ। ਦੁਹਿਤਾ ਭੇਦ ਨ ਜਾਨਾ ਜੀ ਮੈ। ੯। 


ਏਕ _ਬਰਖ ਰਾਖਾ ਤਾ ਕੌ ਘਰ। _ਦੁਤਿਯ ਕਾਨ ਕਿਨਹੂੰ ਨ ਸੁਨਾ ਨਰ। 
ਭਾਤਿ ਭਾਤਿ ਕੇ ਭੋਗਨ _ਭਰੀ। _ਬਿਬਿਧ _ਬਿਧਨ _ਤਨ ਕ੍ਰੀੜਾ _ਕਰੀ। _੧0। 


ਚਰਿਤ੍ਰ ਪਾਖਿਆਨ ੧੪੯ 


ਦੰਹਰਾ 

ਉਨ੍ਹਾਂ ਦੀ ਜਲਜਾਛ ਨਾਂ ਦੀ ਪੁੱਤਰੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ। ਉਸ ਨੂੰ 
ਘੜਨ ਤੋ ਬਾਦ ਫਿਰ ਕਰਤਾਰ ਕੋਈ ਹੋਰ (ਇਸਤਰੀ) ਨ ਘੜ __ਸਕਿਆ।੨। 
ਚੱਪਣਾ 

ਕਲਪ ਬ੍ਰਿਛ _ਧੁਜ ਨਾਂ ਦਾ ਉਥੇ ਇਕ ਰਾਜਾ _ਸੀ। (ਇਸ ਤਰ੍ਹਾਂ ਲਗਦਾ ਸੀ) ਮਾਨੋ 
ਦੂਜਾ ਸੂਰਜ ਪੈਦਾ _ਹੋ__ਗਿਆ ਹੋਵੇ। _ਉਸ ਨੂੰ ਜਗਤ _ਵਿਚ _ਬਹੁਤ ਸੁੰਦਰ ਜਾਣਿਆ ਜਾਂਦਾ 
ਸੀ। _ਉਸ ਦਾ ਰਾਹ _ਵੇਖਦੀਆਂ ਇਸਤਰੀਆਂ _ਥਕ _ ਜਾਂਦੀਆਂ _ਸਨ।੩। 
੭%#=ੜਾਲ਼ 


ਰਾਜ ਕੁਮਾਰੀ ਇਕ ਦਿਨ ਬਾਗ਼ ਵੇਖਣ ਲਈ ਗਈ ਅਤੇ ਆਪਣੇ ਨਾਲ ਵੀਹ ਜਾਂ 
ਪੰਜਾਹ ਚੰਗੀਆਂ ਸਹੇਲੀਆਂ ਵੀ ਲੈ ਲਈਆਂ। (ਉਨ੍ਹਾਂ ਦੇ) ਪੈਰ ਉਠਾਉਣ ਨਾਲ ਧੂੜ ਦੇ ਜ਼ੋਰੇ 
ਵੀ ਉਡਦੇ ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਪੂਜਾ ਦੇ ਸਾਰੇ ਮਨ ਨਾਲ ਚਲਦੇ ਹੋਣ।੪। 


ਦੰਹਰਾ” 

ਕੁੰਵਰ ਕਲਪ ਬ੍ਰਿਛ _ਧੁਜ ਨੂੰ ਵੇਖ ਕੇ (ਉਹ) ਲਲਚਾ _ਗਈ। ਵੱਡੇ ਠਗ ਵਾਂਗ (ਉਸ 
ਨੂੰ) ਠਗਣ _ਲਈ ਦੋ ਨੇਤ _ਲਗਾ _ਦਿੱਤੇ।੫। 
੭%/=ੜਲ 

ਰਾਜ ਕੁਮਾਰੀ ਨੂੰ ਉਸ ਦਾ ਅਲੌਕਿਕ ਅਤੇ ਸੁੰਦਰ ਰੂਪ ਵੇਖਦਿਆਂ ਹੀ ਕਾਮ ਦੇਵ ਦਾ 
ਬਾਣ ਘਾਇਲ ਕਰ _ਗਿਆ। ਉਹ ਹੱਥਾਂ ਨੂੰ ਕਟ ਕਟ ਕੇ ਖਾਂਦੀ ਸੀ (ਅਰਥਾਤ! ਬਹੁਤ 
ਵਿਆਕੁਲ ਸੀ) ਪਰ ਉਸ ਦੇ ਕੁਝ ਵਸ ਨਹੀਂ _ਸੀ। ਜੇ ਵਿਧਾਤਾ ਉਸ ਨੂੰ ਖੰਭ _ਲਗਾ ਦੇਵੇ 
ਤਾਂ ਉਸ ਨੂੰ ਉਡ ਕੇ ਜਾ ਮਿਲੇ।੬। 

ਉਸ ਨੇ ਇਕ ਸੁਨੇਹਾ ਲਿਖ ਕੇ ਉਸ ਪਾਸ ਭੇਜਿਆ। ਭਾਂਤ ਭਾਂਤ ਦੇ ਭੇਦ (ਦੀਆਂ 
ਗੱਲਾਂ) ਕਹਿ ਕੇ ਉਸ ਨੂੰ ਲਲਚਾਇਆ। ਉਸ ਨੂੰ ਸੁਖਪਾਲ ਵਿਚ ਬਿਠਾ ਲਿਆ ਅਤੇ ਕਿਸੇ 
ਨੇ ਕੁਝ ਨ ਵੇਖਿਆ। (ਸਹੇਲੀਆਂ ਨੇ) ਉਸ ਦੇ ਪਿਤਾ ਨੂੰ ਕਹਿ ਦਿੱਤਾ ਕਿ ਉਸ ਨੂੰ ਪਰੀ ਚੁਕ 
ਕੇ ਲੈ ਗਈ ਹੈ।੭। 
ਚੱਪਾਣ 

ਉਸ ਦਾ ਪਿਓ ਰੋਂ ਪਿਟ ਕੇ ਹਾਰ ਗਿਆ। ਉਸ ਦੀ ਖ਼ਬਰ ਕਿਸੇ ਨੇ ਨ ਦਸੀ। ਉਸ 
ਦੀ ਪਤਨੀ ਰਾਜੇ ਕੋਲ ਗਈ ਕਿ ਮੇਰੇ ਪਤੀ ਨੂੰ ਪਰੀ ਲੈ ਗਈ ਹੈ।੮। 

ਰਾਜੇ ਨੇ ਕਿਹਾ ਕਿ ਉਸ ਦੀ ਸੋਧ ਕਰੋਂ ਅਤੇ ਸ਼ਾਹ ਦੇ ਪੁੰਤਰ ਨੂੰ ਕਿਤੇ ਜਾਣ ਨ _ਦਿਓ। 
ਲੋਕੀਂ ਨਗਰ, ਨਦੀ ਆਦਿ ਸਭ ਥਾਈਂ ਵੇਖ ਕੇ ਥਕ ਗਏ, ਪਰ ਕਿਸੇ ਨੇ ਵੀ ਮਨ ਵਿਚ 
ਲੜਕੀ ਦੇ ਭੇਦ ਨੂੰ ਨ __ਸਮਝਿਆ।੯। 

ਇਕ ਸਾਲ ਤਕ (ਲੜਕੀ ਨੇ) ਉਸ ਨੂੰ ਘਰ ਵਿਚ ਰਖਿਆ ਅਤੇ ਕਿਸੇ ਦੂਜੇ ਬੰਦੇ ਨੂੰ 
ਕੰਨੀ ਸੁਣਨ ਤਕ ਨ ਦਿੱਤਾ। (ਉਸ ਨੇ) ਭਾਂਤ ਭਾਂਤ ਦੇ ਭੋਗਾਂ ਨਾਲ (ਮਨ ਨੂੰ) ਭਰ _ਲਿਆ 
ਅਤੇ ਕਈ ਤਰੀਕਿਆਂ ਨਾਲ _ਕਾਮ-ਕ੍ਰੀੜਾ _ਕੀਤੀ।੧0। 


ਸੀ _ਦਸਮ-ਗ੍ੂੰਥ _ਸਾਹਿਬ 


੭%/ਤਲ 
ਨਟ ਆਸਨ _ਕਰਿ ਪੁਥਮ _ਬਹੁਰਿ _ਲਲਿਤਾਸਨ _ਲੇਈ। 
ਬਹੁਰਿ ਰੀਤਿ ਬਿਪਰੀਤਿ ਕਰੈ ਬਹੁ ਬਿਧਿ ਸੁਖ ਦੇਈ। 
ਲਲਿਤਾਸਨ ਕੌ ਕਰਤ ਮਦਨ ਕੋ __ਮਦ _ਹਰਹਿ। 
ਹੋ ਰਮਿਯੋ ਕਰਤ ਦਿਨ ਰੈਨਿ ਤ੍ਰਾਸ ਨ ਰੰਚ _ਕਰਹਿ। _੧੧। 


ਦੰਹਰਾ 
ਭਾਤਿ ਅਨਿਕ _ਭਾਮਾ _ਭਜਤ ਪਾਯੋ ਅਧਿਕ _ਅਰਾਮੁ। 
ਛਿਨ ਛਿਨ ਛਤਿਯਾ ਸੌ ਲਗੈ _ਤਜਤ ਨ ਆਨਠੋ ਜਾਮ। _੧੨। 


੭%#=ੜਾਲ਼ 
ਬਿਕਟ ਕਰਨ ਇਕ ਦਿਵਸ ਤਹਾ ਚਲਿ ਆਇਯੋ। 
ਗਹਿ _ਬਹਿਯੋ ਤਿਹ _ਪੀਯ _ਪਿਤਹਿ _ਦਿਖਰਾਇਯੋ। 
ਜੋਰਿ ਹਾਥ ਸਿਰੁ ਨਿਯਾਇ _ਕਹਿਯੋ ਮੁਸਕਾਇ ਕਰਿ। 
ਹੋ ਪਰੀ ਡਾਰਿ ਇਹ ਗਈ ਹਮਾਰੇ ਆਜੁ ਘਰ। ੧੩। 


ਚੱਪਣਾ 
ਸਤਿ ਸਤਿ ਤਿਹ ਤਾਤ ਉਚਾਰਾ। ਸ੍ਰੋਨ ਸੁਨਾ ਸੋ ਨੈਨ ਨਿਹਾਰਾ। 
ਮਨੁਖ ਸੰਗ ਦੈ ਗ੍ਰਿਹ ਪਹੁਚਾਯੋ। ਭੇਦ ਅਭੇਦ ਨ ਕਛੁ ਜੜ _ਪਾਯੋ। _੧੪। ੧। 
/ਏੰਤਾ ਹੀ ਗਾਰਤ੍ਹ _੫ਲੂਯਾਨੇ ਯਾ ਲਾਰਤ ਅੰ ਭੂਖ ਸੰਭਾਏੇ ਛੋਟ ਯੌ /ਏਰ੍ਯਾਵਨ ਲਾਹੇੜ੍ਹ ਸਨਖਤਮ 

ਮਤੁ _ਨਭ#ਆ ਸਤੁ? ੨੫੧/ ੪੭੨੦੨/ %ਫੜੀੰ/ 

ਚੱਪਣਾ 
ਹੰਸ ਧੁਜਾ ਰਾਜਾ ਇਕ ਅਤਿ _ਬਲ। ਅਰਿ ਅਨੇਕ ਜੀਤੇ ਜਿਨ ਦਲਿ ਮਲਿ। 
ਸੁਖਦ ਮਤੀ ਤਾ ਕੀ ਰਾਨੀ ਇਕ। ਜਾ ਕੀ ਪ੍ਰਭਾ ਕਹਤ _ਬਨਿਤਾ ਨਿਕ। ੧। 


ਤਾ ਕੀ ਸੁਤਾ ਸੁਖ ਮਤੀ ਸੁਨੀ। ਜਾ ਸਮ ਔਰ ਨ ਅਬਲਾ ਗੁਨੀ। 
ਜੋਬਨ ਅਧਿਕ ਤਵਨ ਕੋ _ਰਾਜਤ। ਜਿਹ ਮੁਖਿ ਨਿਰਖਿ ਚੰਦੂਮਾ _ਲਾਜਤ। _੨। 


ਨਾਗਰ _ਕੁਅਰ ਨਗਰ ਕੋ __ਰਾਜਾ। ਜਾ ਸਮ _ਦੁਤਿਯ ਨ _ਬਿਧਨਾ ਸਾਜਾ। 
ਕਰਤ _ਸਿਕਾਰ ਕੈਸਹੂੰ _ਆਯੋ। ਨ੍ਰਿਪ ਦੁਹਿਤਾ ਗ੍ਰਿਹ ਤਰ ਹ੍ਹੈ ਧਾਯੋ। ੩। 


ਰਾਜ ਕੁਅਰਿ ਨਿਰਖਤਿ ਤਾ ਕੀ ਛਬਿ। ਮਦ ਕਰਿ ਮਤ ਰਹੀ ਛਬਿ ਤਰ ਦਬਿ। 
ਪਾਨ ਪੀਕ ਤਾ ਕੇ ਪਰ ਡਾਰੀ। ਮੋ ਸੌ ਕਰੈ ਕੈਸਹੂੰ _ਯਾਰੀ। ੪। 


ਚਰਿਤ੍ਰ ਪਾਖਿਆਨ ੧੫੧ 


੭%/=ਲ 


ਪਹਿਲਾਂ ਨਟ ਆਸਣ ਕੀਤਾ ਅਤੇ ਫਿਰ ਲਲਿਤ ਆਸਣ ਲੈ ਲਿਆ। ਫਿਰ ਰੀਤ ਦੇ 
ਉਲਟ (ਵਿਪਰੀਤ ਰਤੀ ਦੇ ਆਸਣ) ਕਰ ਕੇ ਬਹੁਤ ਤਰ੍ਹਾਂ ਦਾ ਸੁਖ _ਦਿੱਤਾ। ਲਲਿਤ ਆਸਨ 
ਕਰ ਕੇ ਕਾਮ ਦੇਵ ਦਾ ਘਮੰਡ ਤੋੜ _ਦਿੱਤਾ। _ਦਿਨ ਰਾਤ ਉਸ _ਨਾਲ _ਰਮਣ ਕਰਦੀ ਰਹੀ 
ਅਤੇ ਜ਼ਰਾ ਨ _ਡਰੀ।੧੧। 
ਦੰਹਰਾ” 

ਅਨੇਕ _ਤਰ੍ਹਾਂ ਨਾਲ ਇਸਤਰੀ _ਨਾਲ _ਸੈਯੋਗ _ਕਰ _ਕੇ ਬਹੁਤ ਅਧਿਕ _ਆਰਾਮ ਪ੍ਰਾਪਤ 
ਕੀਤਾ। (ਉਸ ਨੂੰ) ਛਿਣ ਛਿਣ ਛਾਤੀ ਨਾਲ ਲਗਾਈ ਰਖਦੀ ਅਤੇ ਔਠੇ ਪਹਿਰ ਉਸ ਨੂੰ ਨ 
ਛਡਦਾੀ।੧੨। 


੭%/=ਲ 


ਦਿਨ (ਰਾਜਾ) ਬਿਕਟ ਕਰਨ ਉਥੇ ਚਲ ਕੇ ਆ ਗਿਆ। ਉਸ ਪ੍ਰੀਤਮ ਦੀ ਬਾਂਹ 
ਪਕੜ ਪਿਤਾ ਵਿਖਾਇਆ। ਹੱਥ ਜੋੜ ਕੇ ਅਤੇ ਸਿਰ ਨੀਵਾਂ ਕਰ ਕੇ _ਹਸਦਿਆਂ 
ਹੋਇਆਂ ਕਿਹਾ ਕਿ ਇਸ ਨੂੰ ਅਜ ਇਕ ਪਰੀ ਸਾਡੇ ਘਰ ਸੁਟ ਗਈ ਹੈ।੧੩। 


0੨੧੨ 


ਇਕ 
ਕੇ 


ਚੱਪਣਾ 

ਉਸ ਦੇ ਪਿਤਾ ਨੇ “ਸਚ ਸਚ” ਕਿਹਾ ਕਿ (ਅਜਿਹਾ ਕੁਝ) ਅਗੇ ਕੰਨਾਂ ਨਾਲ ਸੁਣਿਆ 
ਸੀ ਹੁਣ ਅੱਖਾਂ ਨਾਲ ਵੇਖ ਲਿਆ ਹੈ। ਉਸ ਨਾਲ ਬੰਦਾ ਭੇਜ ਕੇ ਘਰ ਪਹੁੰਚਾਇਆ ਅਤੇ 
ਮੂਰਖ ਨੇ ਭੇਦ _ਅਭੇਦ ਕੁਝ _ਨ__ਸਮਝਿਆ।੧੪। 


/ਏਥੋਂ ਨੰ ਾਰਤੁੱਪ/ਮਆਨ ਦੇ ਤੁੰਆ ਲਾਰਤ ਦੇ ਆਹਾ ਭੂਪ ਸਲਾਦ ਦੇ ੨੫ਓਵ' ਲਾਰੜ੍ਹ ਦੀ ਨਆਮਤਨ 
ੜੇ ਲਭ ਹੈ? _2੫5੧/ 8੭੨੨੪ ਚਲਟਾ/ 


ਚੱਪਣਾ 

ਹੰਸ ਧੁਜਾ ਨਾਂ ਦਾ ਇਕ ਬਲਵਾਨ ਰਾਜਾ ਸੀ ਜਿਸ ਨੇ ਅਨੇਕ ਵੈਰੀਆਂ ਨੂੰ ਦਲਮਲ ਕੇ 
ਜਿਤ ਲਿਆ ਸੀ। ਉਸ ਦੀ ਸੁਖਦ ਮਤੀ ਨਾਂ ਦੀ ਇਕ ਰਾਨੀ ਸੀ ਜਿਸ ਦੀ ਪੁਭਾ ਦਾ 
ਵਰਣਨ ਅਨੇਕ _(“ਨਿਕ”) ਇਸਤਰੀਆਂ ਕਰਦੀਆਂ _ਸਨ।੧। 

ਉਸ ਦੀ ਸੁਖ ਮਤੀ ਨਾਂ ਦੀ ਇਕ ਪੁੱਤਰੀ ਸੁਣੀਂਦੀ ਸੀ ਜਿਸ ਵਰਗੀ ਗੁਣਵਾਨ ਕੋਈ 
ਹੋਰ ਇਸਤਰੀ ਨਹੀਂ _ਸੀ। ਉਸ _ਉਤੇ ਜੋਬਨ ਨੇ ਰੀਝ _ਨਾਲ _ਪੁਗਟਾਵਾ ਕੀਤਾ ਸੀ ਅਤੇ ਉਸ 
ਦੇ ਮੁਖ ਨੂੰ ਵੇਖ ਕੇ ਚੰਦੂਮਾ ਵੀ ਲਜਿਤ ਹੁੰਦਾ ਸੀ।੨। 


ਨਾਗਰ _ਕੁੰਵਰ (ਉਸ) ਨਗਰ _ਦਾ ਰਾਜਾ __ਸੀ। _ਉਸ _ਵਰਗਾ _ਵਿਧਾਤਾ ਹੋਰ ਕੋਈ 
ਨਹੀਂ ਸਾਜਿਆ _ਸੀ। ਕਿਸੇ ਤਰ੍ਹਾਂ ਸ਼ਿਕਾਰ ਖੇਡਦਿਆਂ (ਉਧਰ) ਆ ਗਿਆ ਦੀ 
ਤਰੀ ਦੇ ਮਹੱਲ ਹੇਠੋਂ _ਲੰਘਿਆ।ਤ। 

ਰਾਜ ਕੁਮਾਰੀ ਉਸ ਦੇ ਰੂਪ ਨੂੰ ਵੇਖ ਕੇ, ਆਪਣੀ ਸੁੰਦਰਤਾ ਦੀ ਮਸਤੀ ਵਿਚ ਹੰਕਾਰੀ 
ਹੋਈ (ਉਸ ਅਗੇ) ਦਬ ਕੇ ਰਹਿ ਗਈ। (ਉਸ ਨੇ) ਉਸ ਉਤੇ ਪਾਨ ਦੀ ਪੀਕ (ਥੁਕ) ਸੁਟੀ 
ਕਿ ਕਿਸੇ ਤਰ੍ਹਾਂ ਮੇਰੇ ਨਾਲ _ਯਾਰੀ _ਗੈਢੇ।੪। 


(੨੮ 


ਸੀ _ਦਸਮ-ਗ੍ੂੰਥ _ਸਾਹਿਬ 


ਨਾਗਰ _ਕੁਅਰ _ਪਲਟਿ ਤਿਹ _ਲਹਾ। ਤਾਹਿ ਬਿਲੋਕ ਉਰਝਿ _ਕਰਿ _ਰਹਾ। 
ਨੈਨਨ ਨੈਨ ਮਿਲੇ ਦੁਹੂੰਅਨ ਕੇ। _ਸੋਕ ਸੰਤਾਪ ਮਿਟੇ ਸਭ ਮਨ ਕੇ। ੫। 


ਰੇਸਮ ਰਸੀ ਡਾਰਿ ਤਰ ਦੀਨੀ। ਪੀਰੀ ਬਾਧਿ ਤਵਨ ਸੌ ਲੀਨੀ। 
ਐਚਿ ਤਾਹਿ ਨਿਜ ਧਾਮ _ਚੜਾਯੋ। ਮਨ _ਬਾਛਤ ਪ੍ਰੀਤਮ ਕਹ ਪਾਯੋ। _੬। 


ਤਟਕਾ ਛੰਟਾ 
ਪਿਯ ਧਾਮ ਚੜਾਇ ਲਯੋ ਜਬ _ਹੀ। ਮਨ _ਭਾਵਤ ਭੋਗ ਕਿਯਾ ਤਬ _ਹੀ। 
ਦੁਤਿ ਰੀਝਿ ਰਹੀ ਅਵਲੋਕਤਿ ਯੋ। ਤ੍ਰਿਯ ਜੋਰਿ ਰਹੀ ਠਗ ਕੀ ਠਗ _ਜ੍ਯੋ। _੭। 
ਪੁਨਿ ਪੌਢਿ ਰਹੈ ਉਠਿ ਕੇਲ ਕਰੈ। ਬਹੁ _ਭਾਤਿ ਅਨੰਗ ਕੇ ਤਾਪ ਹਰੈ। 
ਉਰ ਲਾਇ ਰਹੀ ਪਿਯ ਕੌ ਤ੍ਰਿਯ ਯੋ। ਜਨੁ _ਹਾਥ ਲਗੇ ਨਿਧ ਨੀਧਨ ਜ੍ਰਯੋ। ੮। 


ਮਦਨੋਦਿਤ ਆਸਨ ਕੌ ਕਰਿ ਕੈ। ਸਭ ਤਾਪ ਅਨੰਗਹਿ ਕੋ_ਹਰਿ_ਕੈ। 
ਲਲਿਤਾਸਨ ਬਾਰ ਅਨੇਕ ਧਰੈ। ਦੋਊ ਕੋਕ ਕੀ ਰੀਤਿ ਸੌ ਪ੍ਰੀਤਿ ਕਰੈ। ੯। 


ਦੰਹਰਾ 
ਭਾਤਿ _ਭਾਤਿ ਆਸਨ ਕਰੈ ਚੁੰਬਨ ਕਰਤ _ਅਪਾਰ। 
ਛੈਲ ਛੈਲਨੀ ਰਸ ਪਗੇ ਰਹੀ ਨ_ਕਛੂ _ਸੰਭਾਰ। _੧0। 
ਦੱਖਣ? 
ਹਸਿ ਕੇਲ ਦੋਊ ਮਿਲ ਕਰੈ। ਪਲਟਿ ਪਲਟਿ ਪ੍ਰਿਯ ਕੌ_ਤ੍ਰਿਯ ਧਰੈ। 
ਰੂਪ ਕੋ ਬਲਿ ਜਾਈ। ਛੈਲਨਿ ਛੈਲ ਨ ਤਜ੍ਯੋ _ਸੁਹਾਈ। _੧੧। 


ਪਿਤਾਵਤ ਭਯੋ। _ਰਾਜ ਸੁਤਾ ਜਿਯ ਮੈ ਦੁਖ ਪਲੋ। 
ਕਵਨ ਬਿਧਿ ਕੀਜੈ। ਜਾ ਤੈ ਪਤਿ ਪਿਤੁ ਤੇ ਇਹ ਲੀਜੈ। ੧੨। 


੨ ੬ 
3 ਤੂ 


ਪਿਤਾ ਕੇ ਆਗੂ ਗਈ। _ਇਹ ਬਿਧਿ ਬਚਨ _ਬਖਾਨਤ _ਭਈ। 
ਏਕ ਨਿਿਪਤਿ ਬਹੁ ਖਈ। ਤਾ ਤੇ ਬੁਧਿ ਤਾ ਕੀ ਸਭ ਗਈ। ੧੩। 


ਦੰਹਰਾ 
ਬਿਜਿਯਾ ਖਾਏ ਤੇ ਤਿਸੈ ਰਹੀ ਨ ਕਛੂ ਸੰਭਾਰ। 
ਆਨਿ _ਹਮਾਰੇ ਗ੍ਰਿਹ ਧਸਾ _ਅਪਨੋ ਧਾਮ _ਬਿਚਾਰਿ। _੧੪। 
ਦੱਪਣ? 
ਤਬ ਮੈ ਹੇਰਿ ਤਿਸੈ ਗਹਿ ਲੀਨਾ। ਕਛੁ _ਭੋਜਨ ਥੈਬੇ ਕਹ ਦੀਨਾ। 
ਅਬ ਸੋ ਕਰੋਂ ਤੁਮ ਜੁ ਮੁਹਿ ਉਚਾਰੋਂ। ਜਿਯਤ ਤਜੋ ਕੈ ਜਿਯ ਤੇ ਮਾਰੋ। ੧੫। 


ਚਰਿਤ੍ਰ ਪਾਖਿਆਨ ੧੫੩ 


ਨਾਗਰ _ਕੁੰਵਰ ਨੇ ਪਰਤ ਕੇ ਉਸ ਵਲ _ਵੇਖਿਆ। ਉਸ 
ਅਟਕ _ਗਿਆ। ਦੋਹਾਂ ਦੇ ਨੈਣ ਆਪਸ _ਵਿਚ ਮਿਲੇ _ਅਤੇ ਮਨ 
ਮਿਟ ਗਏ।੫। 

ਰਾਜ ਕੁਮਾਰੀ ਨੇ ਰੇਸ਼ਮ ਦੀ ਇਕ (ਪੱਕੀ) ਰੱਸੀ ਨਾਲ ਪੀੜ੍ਹੀ ਬੰਨ੍ਹ ਕੇ ਹੇਠਾਂ ਲਟਕਾ 
ਦਿੱਤੀ। ਉਸ ਨੂੰ ਖਿਚ ਕੇ ਆਪਣੇ ਮਹੱਲ ਵਿਚ ਚੜ੍ਹਾ ਲਿਆ (ਅਤੇ ਇਸ ਤਰ੍ਹਾਂ) ਆਪਣੇ ਮਨ 
ਭਾਉਂਦੇ ਪ੍ਰੀਤਮ ਨੂੰ ਪ੍ਰਾਪਤ _ਕਰ _ਲਿਆ।੬। 


ਤਟਕਾ ਛੰਦ ਰ੍‌ 
(ਮਹੌਲ ਵਿਚ) ਚੜ੍ਹਾ ਲਿਆ, 
ਗਈ 


ਨੂੰ 
ਦੇ 


(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸ ਤਰ੍ਹਾਂ ਰੀਝ 


ਠਗ ਲਿਆ ਹੈ (ਅਰਥਾਂਤਰ ਅਖਾਂ ਜੋੜ ਕੇ ਠਗੀ ਦੀ ਠਗੀ ਰਹਿ ਗਈ 
(ਕਦੇ) ਲੰਬੇ ਪੈ ਕੇ ਅਤੇ ਫਿਰ ਉਠ ਕੇ ਕਾਮ-ਕ੍ਰੀੜਾ ਕਰਦੇ ਅਤੇ ਬਹੁਤ ਤਰ੍ਹਾਂ _ਨਾਲ 
ਕਾਮ ਦੀ ਤਪਸ਼ ਨੂੰ ਠੰਡਾ _ਕਰਦੇ। ਇਸਤਰੀ ਪ੍ਰਿਯ ਨੂੰ ਇਸ ਤਰ੍ਹਾਂ ਛਾਤੀ ਨਾਲ ਲਗਾ ਕੇ 
| 


ਰਖਦੀ ਮਾਨੋ _ਨਿਰਧਨ ਨੂੰ ਖ਼ਜ਼ਾਨਾ ਮਿਲ _ਗਿਆ ਹੋਵੇ।੮ 
ਮਦਨੋਦਿਤ ਆਸਣ ਨੂੰ ਕਰਦੇ ਅਤੇ _ਕਾਮ ਦੇਵ ਦੇ ਸੰਤਾਪ ਨੂੰ ਦੂਰ _ਕਰਦੇ। ਅਨੇਕ 

ਵਾਰ _ਲਲਿਤ ਆਸਣ _ਕਰਦੇ ਅਤੇ ਕੋਕ ਸ਼ਾਸਤਰ _ਵਿਚ ਦਸੀ _ਕਾਮ-ਕ੍ਰੀੜਾ ਦੀ ਵਿਧੀ ਨਾਲ 

ਪ੍ਰੀਤ _ਕਰਦੇ।੯। 

ਦੰਹਰਾ 

(ਉਹ) ਭਾਂਤ ਭਾਂਤ ਦੇ ਆਸਣ ਕਰਦੇ ਅਤੇ _ਬੇਹਿਸਾਬ ਚੁੰਬਨ ਲੈਂਦੇ। ਯੁਵਕ _ਅਤੇ 
ਮੁਟਿਆਰ ਕਾਮ ਦੇ ਰਸ ਵਿਚ ਮਗਨ _ਸਨ ਅਤੇ (ਉਨ੍ਹਾਂ ਨੂੰ) ਕੋਈ ਸੁੱਧ ਬੁੱਧ ਨਹੀਂ ਰਹੀ 
ਸੀ।੧0। 
ਚੱਪਣਾ 

ਦੋਵੇਂ ਹੱਸਦੇ ਹੱਸਦੇ ਮਿਲ ਕੇ _ਕਾਮ-ਕਲੋਲ ਕਰ ਰਹੇ ਸਨ ਅਤੇ ਪਲਟ ਪਲਟ ਕੇ 
ਪ੍ਰੇਮੀ ਪ੍ਰੇਮਿਕਾ ਨੂੰ ਧਾਰਨ ਕਰ ਰਿਹਾ ਸੀ। ਉਸ ਦਾ ਰੂਪ ਵੇਖ ਕੇ ਰਾਜ ਕੁਮਾਰੀ ਬਲਿਹਾਰ ਜਾ 
ਰਹੀ ਸੀ ਅਤੇ ਪ੍ਰੇਮਿਕਾ ਤੋਂ ਪ੍ਰੇਮੀ ਨੂੰ _ਛਡਿਆ ਨਹੀਂ ਜਾ ਰਿਹਾ ਸੀ 

ਤਦ ਉਥੇ ਉਸ ਦਾ ਪਿਤਾ ਆ ਗਿਆ। ਰਾਜ ਕੁਮਾਰੀ ਨੇ ਮਨ ਵਿਚ ਦੁਖ ਪਾਇਆ। 
ਚਿਤ ਵਿਚ ਸੋਚਣ ਲਗੀ ਕਿ ਕਿਹੜਾ ਢੰਗ _ਵਰਤੀਏ ਕਿ ਪਿਤਾ ਤੋਂ ਇਹ ਪਤੀ ਰੂਪ ਵਿਚ 
ਪ੍ਰਾਪਤ ਕਰੀਏ ।੧੨। 

(ਉਹ ਉਠ ਕੇ) ਆਪ ਪਿਤਾ ਦੇ ਅਗੋਂ ਗਈ ਅਤੇ ਇਸ ਤਰ੍ਹਾਂ ਬਚਨ ਕਹਿਣ ਲਗੀ! 
ਇਕ ਰਾਜੇ ਨੇ ਬਹੁਤ ਭੰਗ ਖਾ ਲਈ ਹੈ ਜਿਸ ਕਰ ਕੇ ਉਸ ਦੀ ਸਾਰੀ ਹੋਸ਼ ਖ਼ਤਮ ਹੋ ਗਈ 
ਹੈ।੧੩। 
ਦੰਹਰਾ 

ਭੰਗ ਖਾ ਕੇ ਉਸ ਨੂੰ ਕੁਝ ਵੀ ਸੁੱਧ ਨਹੀਂ ਰਹੀ ਹੈ। ਸਾਡੇ ਘਰ ਨੂੰ ਆਪਣਾ ਘਰ 
ਸਮਝ _ਕੇ (ਇਥੇ) ਆ ਵੜਿਆ ਹੈ।੧੪। 
ਜੱਪਣਾ 

ਤਦ ਮੈਂ ਉਸ ਨੂੰ ਵੇਖ ਕੇ ਪਕੜ ਲਿਆ ਅਤੇ ਖਾਣ ਲਈ ਕੁਝ _ਭੋਜਨ ਦਿੱਤਾ। ਹੁਣ 
ਜੋ ਤੁਸੀਂ ਮੈਨੂੰ ਕਹੋ, ਉਹੀ ਕਰਾਂ। (ਇਸ ਨੂੰ) ਜੀਉਂਦਾ ਛਡ ਦਿਆਂ ਜਾਂ ਜਾਨੋ ਮਾਰ ਦਿਆਂ।੧੫। 


ਸੀ _ਦਸਮ-ਗ੍ੰਥ _ਸਾਹਿਬ 


ਜੋ ਚਲਿ ਗ੍ਰਿਹ ਦੁਸਮਨ ਹੂ ਆਵੈ। ਜੋ ਤਾ ਕੋ ਗਹਿ ਕੈ ਨ੍ਰਿਪ ਘਾਵੈ। 
ਨਰਕ ਬਿਖੈ ਤਾ ਕੈ ਜਮ ਡਾਰੈ। ਭਲਾ ਨ ਤਾ ਕਹ ਜਗਤ _ਉਚਾਰੈ। _੧੬। 


ਦੰਹਰ” 
ਜੋ ਆਵੈ ਨਿਜੁ ਧਾਮ ਚਲਿ ਧਰਮ ਭੁਾਤ ਤਿਹ ਜਾਨਿ। 
ਜੋ ਕਛੁ ਕਹੈ ਸੁ ਕੀਜਿਯੈ ਭੂਲਿ ਨ ਕਰਿਯੈ ਹਾਨਿ। ੧੭। 
ਚੱਪਾਣ 


ਤਬ ਨ੍ਰਿਪ ਤਾ ਕੌ ਬੋਲਿ ਪਠਾਯੋ। ਨਿਕਟਿ ਆਪਨੇ ਤਿਹ _ਬੈਠਾਯੋ। 
ਦੁਹਿਤਾ ਵਹੈ ਤਵਨ ਕਹ _ਦੀਨੀ। ਜਾ ਸੋ ਰਤਿ ਆਗੇ ਜਿਨ _ਕੀਨੀ। ੧੮। 
ਦੰਹਰਾ 
ਲੈ ਦੁਹਿਤਾ ਤਾ ਕੌ ਦਈ ਚਿਤ ਮੋ ਭਯੋ _ਅਸੋਗ। 
ਦੁਹਿਤਾ ਕੋ ਕਛੁ ਨ ਲਹਾ ਗੂੜ _ਅਗੂੜ ਪ੍ਰਯੋਗ। _੧੯। 
ਚੱਪਣਾ 
ਮਨ _ਭਾਵਤ ਪਾਵਤ ਪਤਿ ਭਈ। ਇਹ ਛਲ ਸੋ ਪਿਤੁ ਕਹ ਛਲਿ ਗਈ। 
ਭੇਦ ਅਭੇਦ _ਕਿਨਹੂੰ ਨਹਿ _ਪਾਯੋ। ਲੈ _ਨਾਗਰ _ਤ੍ਰਿਯ _ਧਾਮ _ਸਿਧਾਯੋ। _੨0। _੧। 
/ਏੰਤਾ ਹੀ ਗਾਠਤ੍ਰ ਪਲ੍ਹਯਾਨੋ /ਤਰ੍‌ਯਾ ਗਾਠਤੇ ਮੰਤ ਝੂਪ ਅੰਭਾਦੇ ਛੋਟ ਐਂ ਕਵਨ ਲਾਰਤ੍ਹ ਗ਼ਆਪਤਮਆ 
ਮਤੁ _ਲਭ#ਆ ਸਤ/ _੨੫੨/ ੬੭੪੨/ %ਫਲਹੰ/ 
ਚੱਪਣਾ 
ਛਤ੍ਹਾਨੀ ਇਸਤਰੀ ਇਕ _ਰਹੈ। _ਜੀਯੋ ਨਾਮ _ਤਾਹਿ ਜਗ _ਕਹੈ। 
ਮਾਨਿਕ ਚੰਦ ਤਵਨ ਕਹ __ਬਰਾ। _ਭਾਤਿ ਭਾਤਿ ਕੇ ਭੋਗਨ _ਭਰਾ। _੧। 


ਵਹ ਜੜ ਏਕ _ਜਾਟਨੀ ਸੋ ਰਤਿ। ਕਛੂ ਨ ਜਾਨਤ ਮੂੜ ਮਹਾ ਮਤਿ। 
ਲੰਬੋਦਰੁ ਪਸੁ _ਕੋ__ਅਵਤਾਰਾ। _ਗਰਧਭ ਜੋਨਿ _ਡਰਾ _ਕਰਤਾਰਾ। ੨। 


ਲੋਗਨ ਤੇ ਅਤਿ ਤਵਨ ਲਜਾਵੈ। ਤਾ ਤੇ ਧਾਮ ਨ ਤਾ ਕੌ ਲ੍ਯਾਵੈ। 
ਤਾ ਤੇ ਔਰ ਗਾਵ ਤ੍ਰਿਯ ਰਾਖੀ। ਸਸਿ ਸੂਰਜ ਤਾ ਕੇ ਸਭ ਸਾਖੀ। ੩। 


ਬਾਜ ਅਰੂੜਿ ਤਹਾ ਹੂ _ਜਾਵੈ। ਕਾਹੂ ਕੀ ਲਾਜੈ ਨ ਲਜਾਵੈ। 
ਜੀਯੋ _ਜਿਯ ਭੀਤਰ ਅਤਿ ਜਰੈ। _ਬਾਢੀ ਏਕ ਸਾਥ _ਰਤਿ ਕਰੈ। ੪। 


ਦੰਹਰਾ 


ਚਰਿਤ੍ਰ ਪਾਖਿਆਨ ੧੫੫ 


ਜੇ ਘਰ ਵਿਚ ਦੁਸ਼ਮਣ ਵੀ ਚਲ ਕੇ ਆ ਜਾਵੇ ਅਤੇ ਜੋ ਰਾਜਾ ਉਸ ਨੂੰ ਪਕੜ ਕੇ 
ਮਾਰ ਦੇਵੇ। ਉਸ ਨੂੰ ਯਮਰਾਜ _ਨਰਕਾਂ ਵਿਚ _ਸੁਟੇਗਾ ਅਤੇ ਜਗਤ _ਵੀ ਉਸ ਨੂੰ ਚੰਗਾ ਨਹੀਂ 
ਕਹੇਂ ਗਾ।੧੬। 
ਦੰਹਰਾ 


ਜੋ ਅਪਣੇ ਘਰ ਵਿਚ ਚਲ ਕੇ ਆ ਜਾਵੇ, ਉਸ ਨੂੰ ਧਰਮ ਦਾ ਭਰਾ 
ਹੈ। ਉਹ ਜੋ ਕੁਝ ਕਹੇ, ਉਹੀ ਕਰਨਾ ਚਾਹੀਦਾ ਹੈ ਅਤੇ ਭੁਲ ਕੇ ਵੀ ਉਸ ਨੂੰ ਨੁਕਸਾਨ ਨਹੀਂ 
ਪਹੁੰਚਾਣਾ ਚਾਹੀਦਾ।੧੭। 
ਚੱਪਣਾ 
ਉਸ ਨੂੰ ਬੁਲਵਾ ਲਿਆ ਅਤੇ ਉਸ ਨੂੰ ਆਪਣੇ ਕੋਲ ਬਿਠਾਇਆ। ਉਸ 
ਹੀ ਉਸ ਰਤੀ-ਕ੍ਰੀੜਾ ਕੀਤੀ ਹੋਈ _ਸੀ।੧੮। 


ਪੁੰਤਰੀ ਨੂੰ ਪਕੜ ਕੇ ਉਸ ਨੂੰ ਸੌਂਪ ਦਿੱਤੀ ਅਤੇ ਮਨ ਵਿਚ ਪੁਸੰਨ ਹੋ ਗਿਆ ਪਰ 
ਪੁੱਤਰੀ ਦੇ ਗੂੜ੍ਹ _ਅਗੂੜ੍ਹ ਚਰਿਤ੍ਰ ਨੂੰ ਕੁਝ _ਵੀ ਸਮਝ _ਨ__ਸਕਿਆ।੧੯। 
ਜੱਪਣਾ 

ਉਸ ਨੇ ਮਨ ਚਾਹਿਆ ਪਤੀ ਪ੍ਰਾਪਤ ਕਰ _ਲਿਆ ਅਤੇ ਇਸ ਛਲ _ਨਾਲ ਪਿਤਾ 
ਛਲ _ਲਿਆ। (ਰਾਜੇ ਨੇ) ਭੇਦ ਅਭੇਦ ਕੁਝ ਵੀ ਨ ਸਮਝਿਆ ਅਤੇ ਨਾਗਰ ਇਸਤਰੀ ਲੈ 
(ਆਪਣੇ) ਘਰ ਚਲਿਆ _ਗਿਆ।੨0। 

/ਟਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਭਾਏ ਦੇ ੨੫੨ਵੇ' ਰੇਤ ਦੀ ਸਮਘਤ 

ਨ ਲਭ _ਹੰ/>੪੨/ &੭#੨/ _ਚਲਦਾ/ 


€&੭ 0੨੧੨ 


ਚੱਪਣਾ 

ਇਕ _ਛਤ੍ਰਾਣੀ ਇਸਤਰੀ ਰਹਿੰਦੀ ਸੀ, ਜਿਸ ਨੂੰ ਲੋਕੀ _ਜੀਯੋ (ਮਤੀ) ਕਹਿੰਦੇ _ਸਨ। 
ਮਾਨਿਕ ਚੰਦ ਨੇ ਉਸ ਨੂੰ ਵਿਆਹਿਆ ਅਤੇ ਭਾਂਤ ਭਾਂਤ ਦੇ ਭੋਗ ਕਰ ਕੇ (ਆਨੰਦ) 
ਮਾਣਿਆ।੧। 

ਉਹ ਮੂਰਖ ਇਕ _ਜਾਟਣੀ ਨਾਲ ਫਸਿਆ ਹੋਇਆ ਸੀ ਅਤੇ ਉਹ ਮਹਾ ਮੂਰਖ ਕੁਝ 
ਵੀ ਨਹੀਂ ਜਾਣਦਾ ਸੀ। ਉਹ ਲੋਬੋਦਰ ਪਸ਼ੂ _(ਲੰਮਕੇ ਹੋ ਵਾਲਾ ਪਸ਼ੂ, ਭਾਵ ਖੋਤਾ) 


ਜਦੋਂ ਉਹ ਘੋੜੇ ਤੇ ਚੜ੍ਹ ਕੇ ਉਸ ਦੇ ਪਿੰਡ ਜਾਂਦਾ ਤਾਂ ਜੀਯੋ ਮਤੀ ਉਸ ਤਰਖਾਣ ਨੂੰ 
ਆਪਣੇ ਘਰ ਬੁਲਾ _ਲੈੱਦੀ।੫। 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਤਿਹ ਤ੍ਰਿਯ ਹੋਡ _ਨਨਦ ਸੌ _ਪਾਰੀ। _ਬਿਹਸਿਤ ਇਹ _ਭਾਤਿਨ ਉਚਾਰੀ। 
ਸੁ ਮੈ ਕਹਤ ਹੌ ਤੀਰ ਤਿਹਾਰੇ। ਸੁਨਹੁ ਸੁਵਨ ਧਰਿ ਕਥਾ ਪ੍ਯਾਰੇ। ੬। 


ਪਤਿ ਦੇਖਤ ਕਹਿਯੋ ਭੋਗ ਕਮੈ ਹੋ। ਬ੍ੂਹਮ ਭੋਜ ਤਾ ਤੇ ਕਰਵੈ ਹੋ। 
ਜੀਯੋ ਮਤੀ _ਤਬਹੂੰ ਤੁਮ _ਜਨਿਯਹੁ। ਮੋਰੀ ਸਾਚ _ਕਹੀ ਤਬ _ਮਨਿਯਹੁ। _੭। 


ਯੌ ਕਹਿ _ਬਚਨਨ ਬਹੁਰਿ ਉਚਾਰਾ। ਪਤਿ ਗਯੋ ਜਬ ਹੀ ਅਨਤ ਨਿਹਾਰਾ। 
ਤਬ ਬਾਢੀ ਤਿਹ ਬੋਲਿ ਪਠਾਯੋ। _ਕਾਮ ਭੋਗ ਤਿਹ ਸੰਗ _ਕਮਾਯੋ। _੮। 
ਜਾਟਿਨਿ ਭੋਗ ਜਬੈ ਜੜ _ਆਯੋ। ਆਨ ਰਮਤ _ਲਖਿ _ਤ੍ਰਿਯਹਿ _ਰਿਸਾਯੋ। 
ਕਾਢਿ ਕ੍ਰਿਪਾਨ ਮਹਾ ਪਸੁ _ਧਯੋ। ਕਰ ਤੇ ਪਕਰਿ _ਸਹਚਰੀ ਲਯੋ। ੯। 


ਜਾਰ ਏਕ _ਉਠਿ _ਲਾਤ ਪ੍ਹਾਰੀ। _ਗਿਰਤ ਭਯੋ ਪਸੁ ਪ੍ਰਿਥੀ ਮੰਝਾਰੀ। 
ਦੇਹਿ ਛੀਨ ਤੈ ਉਠਿ ਨ ਸਕਤ ਭਯੋ। _ਜਾਰ _ਪਤਰਿ _ਭਾਜਿ ਜਾਤ ਭਯੋ। _੧0। 


ਉਠਤ _ਭਯੋ ਮੂਰਖ ਬਹੁ _ਕਾਲਾ। _ਪਾਇਨ ਆਇ ਲਗੀ ਤਬ _ਬਾਲਾ। 
ਜੌ _ਪਿਯ ਮੁਰ ਅਪਰਾਧ _ਬਿਚਾਰੋ। _ਕਾਢਿ ਕ੍ਰਿਪਾਨ ਮਾਰ ਹੀ _ਡਾਰੋ। _੧੧। 


ਜਿਨ ਨਿਰਭੈ _ਤੁਹਿ ਲਾਤ ਪੁਹਾਰੀ। ਵਹਿ ਆਗੈ ਮੈ ਕਵਨ _ਬਿਚਾਰੀ। 
ਤੁਮ ਭੂਅ ਗਿਰੇ ਜਵਨ ਕੇ ਮਾਰੇ। ਖਾਇ ਲੋਟਨੀ ਕਛੁ ਨ ਸੰਭਾਰੇ। ੧੨। 


ਦੰਹਰਾ 


ਜੋ ਨਰ ਤੁਮ ਤੇ ਨ ਡਰਾ ਲਾਤਨ _ਕਿਯਾ ਪ੍ਹਾਰ। 
ਤਾ ਕੇ ਆਗੇ ਹੇਰੁ ਮੈ ਕਹਾ ਬਿਚਾਰੀ ਨਾਰਿ। ੧੩। 


ਚੱਪਲਾਂ 
ਜਬ ਮੇਰੋ ਤਿਨ ਰੂਪ ਨਿਹਾਰਾ। ਸਰ _ਅਨੰਗ ਤਬ ਹੀ ਤਿਹ ਮਾਰਾ। 
ਜੋਰਾਵਰੀ ਮੋਹਿ ਗਹਿ _ਲੀਨਾ। ਬਲ ਸੌ ਦਾਬਿ ਰਾਨ ਤਰ ਦੀਨਾ। _੧੪। 


ਮੋਰ ਧਰਮ ਪੁਭੁ ਆਪ ਬਚਾਯੋ। ਜਾ ਤੇ ਦਰਸੁ _ਤਿਹਾਰੋ ਪਯੋ। 


ਜੋ ਅਬ ਇਹ ਨੌਰ ਨ ਆਤੋ। _ਜੋਰਾਵਰੀ ਜਾਰ _ਭਜਿ ਜਾਤੋ। _੧੫। 


ਅਬ ਮੁਰਿ ਏਕ ਪਰੀਛਾ ਲੀਜੈ। ਜਾ ਤੇ ਦੂਰਿ ਚਿਤ ਭੂਮੁ ਕੀਜੈ। 
ਮੂਤਰ ਜਰਤ ਜੋ ਦਿਯਾ ਨਿਹਾਰੋ। ਤਬ _ਹਸਿ ਹਸਿ ਮੁਹਿ ਸਾਥ ਬਿਹਾਰੋ। ੧੬। 


ਚਰਿਤ੍ਰ ਪਾਖਿਆਨ ੧੫੭ 


ਚੱਪਾਣ 

ਉਸ ਇਸਤਰੀ ਨੇ _ਨਨਾਣ ਨਾਲ ਸ਼ਰਤ _ਲਗਾ __ਲਈ। _ਹਸਦਿਆਂ _ਹਸਦਿਆਂ ਇਸ 
ਤਰ੍ਹਾਂ ਕਹਿਣ ਲਗੀ। ਹੇ ਪਿਆਰੇ (ਰਾਜਨ!) ਮੈਂ ਉਹ ਤੁਹਾਨੂੰ ਦਸਦੀ ਹਾਂ, (ਉਹ) ਕਥਾ ਕੈਨ 
ਦੇ ਕੇ ਸੁਣੋ।੬। 

ਪਤੀ ਦੇ ਵੇਖਦੇ ਹੋਇਆਂ (ਕਿਸੇ ਹੋਰ ਨਾਲ) ਭੋਗ _ਕੀਤਾ ਜਾਏ ਅਤੇ ਫਿਰ ਉਸ ਤੋਂ 


ਬ੍ਰਹਮ ਭੋਜ ਕਰਵਾਇਆ _ਜਾਏ। (ਮੈਂ) ਤੈਨੂੰ ਤਦ ਹੀ ਜੀਯੋ ਮਤੀ ਸਮਝਾਂਗੀ ਜਦ ਮੇਰੀ ਕਹੀ 
ਗੱਲ ਸਚ ਕਰ ਵਿਖਾਵੇ'ਗੀ।੭। 
ਪਤੀ 


(ਇਤਨੇ ਤਕ) ਯਾਰ ਨੇ ਉਠ ਕੇ ਇਕ ਲਤ ਮਾਰੀ ਅਤੇ (ਉਹ) ਪਸ਼ੂ ਧਰਤੀ ਉਤੇ 
ਡਿਗ ਪਿਆ। ਉਸ ਦੀ ਦੇਹ ਨਿਰਬਲ ਸੀ, (ਇਸ ਲਈ) ਉਠ ਨ _ਸਕਿਆ। ਯਾਰ ਪਤਲਾ 
ਸੀ, ਉਹ ਭਜ _ਗਿਆ।੧0। 

(ਉਹ) ਮੂਰਖ ਬਹੁਤ ਦੇਰ ਬਾਦ ਉਠ _ਖੜੋਤਾ ਅਤੇ ਉਹ ਇਸਤਰੀ ਉਸ ਦੇ ਪੈਰੀਂ ਆ 
ਪਈ। (ਕਹਿਣ _ਲਗੀ--) ਹੇ ਪਿਆਰੇ! ਜੇ ਮੇਰਾ ਕੋਈ _ਕਸੂਰ _ਸਮਝੋ_ਤਾਂ ਕ੍ਰਿਪਾਨ ਕਢ ਕੇ 
ਮਾਰ _ਹੀ __ਦਿਓ।੧੧। 

ਜਿਸ ਵਿਅਕਤੀ ਨੇ ਨਿਰਭੈ ਹੋ ਕੇ ਤੁਹਾਨੂੰ 


ਨੂੰ ਲਤ ਮਾਰੀ ਹੈ, ਉਸ 

ਹਾਂ। ਜਿਸ (ਦੇ ਲਤ) ਮਾਰਨ ਤੇ ਤੁਸੀਂ ਧਰਤੀ ਉਤੇ ਭਵਾਟਣੀ ਖਾ ਕੇ 
ਵੀ ਸੰਭਲ ਨਹੀ ਸਕੇ।੧੨। 
ਦੰਹਰਾ” 

ਜਿਹੜਾ ਵਿਅਕਤੀ ਤੁਹਾਡੇ ਕੋਲੋਂ ਨ ਡਰਿਆ ਅਤੇ _ਲਤਾਂ _ਨਾਲ _ਪੁਹਾਰ _ਕੀਤਾ। _ਉਸ 
ਅਗੇ ਵੇਖੋ ਮੈਂ ਵਿਚਾਰੀ ਇਸਤਰੀ ਕੀ _ਹਾਂ।੧੩। 
ਚੱਪਾਣ 

ਜਦ ਉਸ ਨੇ ਮੇਰਾ ਰੂਪ ਵੇਖਿਆ ਤਦ ਹੀ ਕਾਮ ਦੇਵ ਨੇ ਉਸ ਨੂੰ ਤੀਰ ਮਾਰਿਆ। 
ਉਸ ਨੇ ਮੈਨੂੰ ਜ਼ਬਰਦਸਤੀ ਪਕੜ _ਲਿਆ ਅਤੇ _ਬਲ ਪੂਰਵਕ _ਪਟਾਂ _('ਰਾਨ”) ਹੇਠਾਂ _ਦਬ 
ਦਿਆ।੧੪। 


ਅਗੇ ਮੈਂ ਵਿਚਾਰੀ ਕੀ 
ਡਿਗ ਪਏ ਅਤੇ ਕੁਝ 


ਮੇਰਾ ਧਰਮ ਤਾਂ ਪ੍ਰਭੂ ਨੇ ਆਪ _ਬਚਾ ਲਿਆ ਜਿਸ ਕਰ ਕੇ ਤੁਹਾਡਾ ਦੀਦਾਰ ਪ੍ਰਾਪਤ 
ਕਰ ਲਿਆ (ਅਰਥਾਤ[ ਤੁਸੀਂ ਵਕਤ ਸਿਰ ਪਹੁੰਚ ਗਏ)। ਜੇ ਤੁਸੀਂ ਇਸ ਸਮੇਂ ਇਥੇ ਨ 
ਆਉਂਦੇ ਤਾਂ ਯਾਰ ਜ਼ਬਰਦਸਤੀ ਭੋਗ _ਕਰ _ਜਾਂਦਾ।੧੫। 

ਹੁਣ ਤੁਸੀਂ ਮੇਰੀ ਇਕ ਪਰੀਖਿਆ ਲਵੋ ਜਿਸ ਨਾਲ (ਤੁਸੀਂ ਆਪਣੇ) ਚਿਤ ਦਾ ਭਰਮ 
ਦੂਰ ਕਰ _ਦਿਓ। (ਜੇ ਮੇਰੇ) ਪਿਸ਼ਾਬ ਨਾਲ ਦੀਵਾ ਜਲਦਾ ਹੋਇਆ ਵੇਖੋ, ਤਾਂ ਹੱਸ ਹੱਸ ਕੇ 
ਮੇਰੇ ਨਾਲ _ਰਮਣ _ਕਰੋਂ।੧੬। 


੧੫੮ 


ਸੀ _ਦਸਮ-ਗ੍ਰੰਥ _ਸਾਹਿਬ 


ਪਾਤ ਏਕ ਤਟ ਮੂਤ੍ਰਿਯੋ ਜਾਈ। ਜਾ_ਮੈ ਰਾਖ ਤੇਲ ਕੋ ਆਈ। 
ਪਿਯ ਮੁਰ ਚਿਤ ਤੋਂ ਸੌ ਅਤਿ ਡਰਾ। ਤਾ ਤੇ ਲਘੁ ਅਤਿ ਹੀ ਮੈ ਕਰਾ। ੧੭। 


ਲਘ ਕੋ ਕਰੈ ਪਾਤ ਸਭ _ਭਰਾ। ਬਾਕੀ ਬਚਤ ਮੂਤਰ ਭੂਅ ਪਰਾ। 
ਤੁਮਰੋ ਤ੍ਰਾਸ ਅਧਿਕ _ਬਲਵਾਨਾ। _ਜਾ ਤੇ _ਡਰਤ ਹਮਾਰੇ ਪ੍ਰਾਨਾ। _੧੮। 


ਵਹੀ ਤੇਲ ਭੇ ਦੀਪ _ਜਗਾਯੋ। _ਪਤਿ _ਦੇਖਤ ਜਿਹ _ਲਘੁ _ਠਹਰਾਯੋ। 
ਭੇਦ ਅਭੇਦ ਜੜ ਕਛੂ ਨ ਜਾਨਾ। _ਸੀਲਵਤੀ ਇਸਤ੍ਰੀ ਕਰ _ਮਾਨਾ। _੧੯। 


ਰੀਝਿ ਬਚਨ ਇਹ ਭਾਂਤਿ ਉਚਾਰੋਂ। ਮੈ ਤੇਰੋ ਸਤ ਸਾਚੁ ਨਿਹਾਰੋ। 
ਅਬ ਚੇਰਾ ਮੈ ਭਯੋ ਤਿਹਾਰਾ। ਕਹੋ ਸੁ ਕਰੋ ਕਾਜ ਬਹੁ _ਹਾਰਾ। ੨0। 


ਮੂਤ ਭਏ ਤੈ ਦੀਪ _ਜਗਾਯੋ। _ਚਮਤਕਾਰ ਇਹ _ਹਮੈ _ਦਿਖਾਯੋ। 
ਪਟੁਕਾ ਡਾਰਿ ਗ੍ੀਵ ਪਗ _ਪਰਾ। _ਘਰੀ ਚਾਰਿ ਲਗਿ _ਨਾਕ _ਰਗਰਾ। _੨੧। 


ਦੰਹਰਾ 
ਏਕ _ਰਿਸਾਲੂ _ਨਿਰਖ੍ਯੋ _ਆਂਖਿਨ ਐਸ _ਚਰਿਤੂ। 
ਕੈ ਹਮ ਆਜੁ ਬਿਲੋਕਿਯੋ ਸਾਚ ਕਹਤ ਤ੍ਰਿਯ _ਮਿਤ੍। ੨੨। 


ਚੱਪਣਾ 
ਅਬ ਤੂ ਕਹੈ ਜੁ ਮੁਹਿ ਸੋਈ ਕਰੌ। ਹ੍ਹੈ ਕਰ ਦਾਸ ਨੀਰ ਤਵ ਭਰੌ। 
ਹਸਿ ਹਸਿ ਤ੍ਰਿਯ ਕੌ ਗਰੇ _ਲਗਾਵੈ। ਭੇਦ ਕਛੂ ਮੂਰਖ ਨਹਿ ਪਾਵੈ। ੨੩। 


ਬਿਹਸਿ ਨਾਰਿ ਇਹ ਭਾਤਿ _ਉਚਾਰਾ। ਬੂਹਮ ਭੋਜ _ਕਰੁ _ਨਾਥ _ਸਭਾਰਾ। 
ਦਿਜ ਪ੍ਰਿਥਮ _ਜਿਵਾਵੋ। _ਬਹੁਰੋ _ਸੇਜ ਹਮਾਰੀ ਆਵੋ। _੨੪। 


ਭਲੀ _ਭਾਤਿ 
ਕਛੂ ਨ ਲਖਾ ਦੈਵ ਕੇ ਮਾਰੇ। ਬੂਹਮ ਭੋਜ ਕਹ _ਕਿਯਾ ਸਵਾਰੇ। 
ਗੀ ਆ ਮਨਿ ਨਮ 


ਜੋ_ਤ੍ਰਿਯ ਕਹੀ ਵਹੈ ਗਤਿ _ਕੀਨੀ। _ਜੀਤਿ ਹੋਡ ਨਨਦੀ ਤੇ ਲੀਨੀ। 
ਤੇਲ ਮੂਤਰ ਕਹਿ ਦੀਪ _ਜਗਾਯੋ। ਬੂੁਹਮ ਦੰਡ ਪਤਿ ਤੇ _ਕਰਵਾਯੋ। _੨੬। 


੫ 


$। 


ਅਧਿਕ _ਹਰੀਫ ਕਹਾਵਤ ਹੁਤੋ। _ਭੂਲਿ _ਨ_ਭਾਂਗਹਿ _ਪੀਵਤ ਸੁਤੋ। 


ਇਹ ਚਰਿਤ੍ਰ ਕਰਿ ਦ੍ਰਿਗਨ ਦਿਖਾਯੋ। ਇਹ ਛਲ ਸੌ ਵਹਿ ਤ੍ਰਿਯ ਡਹਕਾਯੋ। _੨੭। 


ਪ੍ਰਥਮ ਭੋਗ _ਪਿਯ _ਲਖਤ _ਕਮਾਯੋ। _ਜਾਰਿ ਮੂਤਰ ਭੇ ਦੀਪ ਦਖਾਯੋ। 


ਬੁਹਮਭੋਜ _ਉਲਟੋ ਤਾ ਪਰ _ਕਰਿ। _ਪਤਿ ਜਾਨੀ ਪਤਿਬ੍ਰਤ ਤ੍ਰਿਯਾ _ਘਰ। ੨੮। ੧। 


/ਏੰਤਾ ਨੰ ਗਾਠਤ੍ਹ ਪਲ੍ਯਾਨੋ /ਤਰ੍‌ਯਾ ਗੰਹੇੜ੍ਹੇ ਨਹੀਂ ਝੂਪ ਸੰਠਾਏੇ ਲੋਇ ਸੋਂ /ਤਰਪਨ ਲਾਰਤ੍ਹ ਆਤਮ 


ਮਤ ਭਨ ਸਤ/ _੨੫੩/ &82੭67/ #ਫਲੰ/ 


ਚਰਿਤ੍ਰ ਪਾਖਿਆਨ ੧੫੯ 


ਉਹ ਇਕ ਬਰਤਨ ਕੋਲ ਪਿਸ਼ਾਬ ਕਰਨ ਲਈ ਗਈ ਜਿਸ ਵਿਚ ਉ 
ਗਈ। (ਫਿਰ ਪਤੀ ਨੂੰ ਕਹਿਣ ਲਗੀ--) ਹੇ ਪ੍ਰਿਯ! ਮੇਰਾ ਚਿਤ ਤੁਹਾਡੇ ਤੋਂ ਬਹੁਤ ਅਧਿਕ ਡਰ 
ਗਿਆ ਹੈ, ਇਸ ਲਈ ਮੈਂ ਬਹੁਤ ਅਧਿਕ ਪਿਸ਼ਾਬ ('ਲਘੁ”) ਕਰ ਦਿੱਤਾ ਹੈ।੧੭। 

ਪਿਸ਼ਾਬ ਦੇ ਕਰਨ ਨਾਲ ਸਾਰਾ ਬਰਤਨ _ਭਰ __ਗਿਆ ਅਤੇ ਬਾਕੀ ਬਚਿਆ ਪਿਸ਼ਾਬ 
ਧਰਤੀ ਉਤੇ ਵਗ ਗਿਆ ਹੈ। ਤੁਹਾਡਾ ਡਰ ਇਤਨਾ ਬਲਵਾਨ ਹੈ ਜਿਸ ਕਰ ਕੇ ਮੇਰੀ ਜਾਨ 
ਡਰਦੀ ਹੈ।੧੮। 

ਉਸ ਤੇਲ ਨਾਲ _ਦੀਪਕ ਜਗਾਇਆ ਹੈ ਜਿਸ ਨੂੰ ਪਤੀ ਦੇ ਵੇਖਦੇ ਹੋਇਆਂ ਪਿਸ਼ਾਬ 
ਆਖਿਆ ਸੀ। ਮੂਰਖ ਨੇ ਭੇਦ ਅਭੇਦ ਕੁਝ ਨ ਸਮਝਿਆ ਅਤੇ ਇਸਤਰੀ ਨੂੰ ਸ਼ੀਲਵਤੀ ਮੌਨ 
ਦਿਆ।੧੯। 

(ਪਤੀ ਨੇ) ਰੀਝ ਕੇ ਇਸ ਤਰ੍ਹਾਂ ਕਿਹਾ-- ਮੈਂ ਤੇਰਾ ਸਤਿ ਸਚੁਮਚ ਵੇਖ ਲਿਆ ਹੈ। ਹੁਣ 
ਮੈਂ ਤੇਰਾ ਦਾਸ ਹੋ ਗਿਆ ਹਾਂ। ਬਹੁਤ ਤਰ੍ਹਾਂ ਦੇ ਜੋ ਕੰਮ ਵੀ ਤੂੰ ਕਹੇਂਗੀ, ਉਹੀ ਕਰਾਂਗਾ।੨0। 

ਪਿਸ਼ਾਬ _ਨਾਲ ਤੂੰ ਦੀਪਕ _ਜਗਾ ਦਿੱਤਾ ਹੈ ਅਤੇ ਇਹ _ਚਮਤਕਾਰ ਮੈਨੂੰ ਵਿਖਾਇਆ 
ਹੈ। (ਉਹ) ਗੱਲ ਵਿਚ ਪਟਕਾ ਪਾ ਕੇ (ਉਸ ਦੇ) ਪੈਰਾਂ ਉਤੇ ਡਿਗ ਪਿਆ ਅਤੇ ਚਾਰ 
ਘੜੀਆਂ ਤਕ ਨਕ ਰਗੜਦਾ ਰਿਹਾ।੨੧। 
ਦੰਹਰਾ 

ਅਜਿਹਾ ਇਕ _ਚਰਿਤੁ _ਰਾਜਾ _ਰਿਸਾਲੂ _ਨੇ ਅੱਖਾਂ ਨਾਲ ਵੇਖਿਆ ਸੀ। ਜਾਂ ਮੈਂ ਅਜ 
ਵੇਖਿਆ ਹੈ। ਹੇ ਮਿਤਰ ਭਾਵ ਇਸਤਰੀ! ਮੈਂ ਸਚ _ਕਹਿੰਦਾ ਹਾਂ।੨੨। 
ਚੱਪਣਾ 

ਹੁਣ ਜੋ ਤੂੰ ਕਹੇਂਗੀ, ਮੈਂ ਉਹੀ ਕਰਾਂਗਾ। _ਦਾਸ ਹੋ _ ਕੇ ਤੇਰਾ ਪਾਣੀ _ਭਰਾਂਗਾ। (ਉਹ) 
ਹੱਸ ਹੱਸ ਕੇ ਇਸਤਰੀ ਨੂੰ ਗਲੇ ਨਾਲ ਲਗਾ ਰਿਹਾ ਸੀ ਅਤੇ (ਉਹ) ਮੂਰਖ ਕੁਝ ਵੀ ਭੇਦ 
ਨਹੀਂ ਸਮਝ ਰਿਹਾ _ਸੀ।੨੩। 

ਤਦ ਇਸਤਰੀ ਨੇ ਹੱਸ ਕੇ ਇਸ ਤਰ੍ਹਾਂ ਕਿਹਾ ਕਿ ਹੇ ਨਾਥ! ਇਕ ਵੱਡਾ ਬ੍ਰਹਮ ਭੋਜ 
ਕਰੋ। ਪਹਿਲਾਂ ਚੰਗੀ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ _ਖਵਾਓ ਅਤੇ _ਫਿਰ ਮੇਰੀ ਸੇਜ ਉਤੇ _ਆਓ।੨੪। 

ਉਸ ਦੈਵ ਦੇ ਮਾਰੇ ਨੇ ਕੁਝ ਨ ਸਮਝਿਆ ਅਤੇ ਚੰਗੀ ਤਰ੍ਹਾਂ ਬੂਹਮ ਭੋਜ ਕੀਤਾ। ਚੰਗੀ 
ਤਰ੍ਹਾਂ ਪਹਿਲਾਂ ਬ੍ਰਾਹਮਣਾਂ ਨੂੰ _ਖਵਾਇਆ ਅਤੇ _ਫਿਰ ਨਾਰੀ _ਦੀ ਸੇਜ _ਉਪਰ _ਗਿਆ।੨੫। 

ਜਿਵੇਂ ਇਸਤਰੀ ਨੇ ਕਿਹਾ, ਉਸੇ ਤਰ੍ਹਾਂ _ਕੀਤਾ। (ਇਸ ਤਰ੍ਹਾਂ ਉਸ ਇਸਤਰੀ ਨੇ) ਨਨਾਣ 
ਤੋਂ ਸ਼ਰਤ ਜਿਤ _ਲਈ। ਪਿਸ਼ਾਬ ਨੂੰ ਤੇਲ ਤੇਲ ਕਹਿ ਕੇ ਦੀਪਕ ਜਗਾਇਆ ਅਤੇ _ਪਤੀ ਤੋਂ 
ਬ੍ਰਹਮ ਦੰਡ _ਵੀ ਕਰਵਾ _ਲਿਆ।੨੬। 

ਜੋ ਆਪਣੇ ਆਪ ਨੂੰ ਬਹੁਤ ਕਪਟੀ (“ਹਰੀਫ”) ਅਖਵਾਉਂਦਾ ਸੀ, (ਫਿਰ) ਕਦੇ ਭੰਗ 
ਪੀ ਕੇ ਨ ਸੁੱਤਾ। ਇਹ ਚਰਿਤ੍ਰ ਕਰ ਕੇ ਉਸ ਇਸਤਰੀ ਨੇ ਅੱਖਾਂ ਨਾਲ ਵਿਖਾ ਕੇ (ਪਤੀ ਨੂੰ) 
ਭਰਮਾ ਦਿੱਤਾ।੨੭। 

ਪਹਿਲਾਂ (ਉਸ ਨੇ) ਪਤੀ ਦੇ ਵੇਖਦੇ ਹੋਇਆਂ ਭੋਗ _ਕੀਤਾ। (ਫਿਰ) ਪਿਸ਼ਾਬ _ਨਾਲ 
ਦੀਪਕ ਜਲਾ ਕੇ ਵਿਖਾਇਆ। (ਫਿਰ) ਉਲਟਾ ਉਸ ਤੋਂ ਬੁਹਮ ਭੋਜ ਕਰਵਾਇਆ ਅਤੇ ਪਤੀ 
ਨੇ ਜਾਣ ਲਿਆ ਕਿ ਮੇਰੇ ਘਰ ਪਤੀਬੂਤਾ ਇਸਤਰੀ ਹੈ।੨੮। 

/ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸੰਲਾਦ ਦੇ ੨੫=ਵੇ' ਗਾਰੇਤ੍ਹ ਲੀ ਸਮਘਤਨ 

ਆਭ ਲਭ _ਹ/੨੫੨/ &2੭6/ `ਚਲਦਾ/ 


੧੬0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਬੇਸ੍ਹਾ ਏਕ _ਠੌਰ ਇਕ _ਸੁਨੀ। ਪਾਤ੍ਹ _ਕਲਾ ਨਾਮਾ ਬਹੁ _ਗੁਨੀ। 
ਤਰੂਨਿ ਦਿਪਤਿ _ਬਿਰਾਜੈ। _ਰੰਭਾ ਕੋ __ਨਿਰਖਤ ਮਨ _ਲਾਜੈ। _੧। 
ਇਕ ਰਾਇ ਤਹਾ ਕੋ। ਪਾਤਿਸਾਹ ਜਾਨਿਯਤ ਜਹਾ ਕੋ। 
ਮਤੀ ਰਾਨੀ ਤਾ ਕੇ ਘਰ। ਪ੍ਰਗਟ ਕਲਾ ਜਨੁ ਭਈ ਨਿਸਾ ਕਰ। ੨। 


ਦੰਹਰਾ 
ਬਿਸਨ ਕੇਤੁ ਬੇਸ੍ਹਾ _ਭਏ _ਨਿਸ ਦਿਨ ਭੋਗ _ਕਮਾਇ। 
ਬਿਸਨ ਮਤੀ ਤ੍ਰਿਯ ਕੇ ਸਦਨ ਭੂਲਿ ਨ ਕਬਹੂੰ ਜਾਇ। ੩। 
ਚੱਪਾਣ? 
ਰਾਨੀ ਸਖੀ ਪਠੀ ਬੇਸ੍ਹਾ ਪਹਿ। ਦੈ ਧਨੁ ਅਧਿਕ _ਭਾਤਿ ਐਸੀ _ਕਹਿ। 
ਬਿਸਨ ਕੇਤੁ ਕੌ ਜੋ ਤੂ ਮਾਰੈ। _ਬਿਸਨ ਮਤੀ ਦਾਰਦਿ ਤਵ ਟਾਰੈ। ੪। 


ਸਹਚਰਿ ਜਬ _ਐਸੀ ਬਿਧਿ ਕਹੀ। ਬੇਸ੍ਹਾ ਬੈਨ ਸੁਨਤ ਚੁਪ ਰਹੀ। 
ਧਨ ਸਰਾਫ ਕੇ ਘਰ ਮੈ ਰਾਖੋ। ਕਾਮ ਭਏ ਦੀਜੈ ਮੁਹਿ ਭਾਖੋ। ੫। 


ਸੂਰਜ ਛਪਾ ਰੈਨਿ ਹ੍ਹੈ ਆਈ। _ਤਬ ਥੇਸ੍ਹਾ ਨ੍ਰਿਪ ਬੋਲਿ ਪਠਾਈ। 


ਬਸਤੁ ਅਨੂਪ _ਪਹਿਰਿ ਤਹ _ਗਈ। ਬਹੁ ਬਿਧਿ ਤਾਹਿ ਰਿਝਾਵਤ ਭਈ। ੬। 


ਹੋ ਪ੍ਰੀਤਿ ਰੀਤਿ ਰਾਜਾ ਕੀ ਚਿਤ ਤੇ ਤ੍ਯਾਗਿ ਕਰਿ। ੭। 


ਲੈ ਜਮਧਰ ਤਾਹੀ ਕੋ ਤਾਹਿ ਪੁਹਾਰਿ ਕੈ। 

ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ _ਕੈ। 
ਨਿਰਖਹੁ _ਸਭ ਜਨ ਆਇ ਕਹਾ ਕਾਰਨ ਭਯੋ। 

ਹੋ ਤਸਕਰ ਕੋਊ ਸੰਘਾਰਿ ਅਬੈ ਨ੍ਰਿਪ ਕੋ ਗਯੋ। ੮। 

ਧੂਮ ਨਗਰ ਮੋ ਪਰੀ ਸਕਲ _ਉਠਿ ਜਨ ਧਏ। 

ਮ੍ਰਿਤਕ ਨ੍ਰਿਪਤਿ ਕਹ _ਆਨਿ ਸਕਲ _ਨਿਰਖਤ _ਭਏ। 
ਹਾਇ ਹਾਇ ਕਰਿ ਗਿਰਹ _ਧਰਨਿ ਮੁਰਛਾਇ _ਕਰਿ। 

ਹੋ ਧੂਰਿ ਡਾਰਿ ਸਿਰ ਗਿਰਹਿ ਧਰਨਿ ਦੁਖ ਪਾਇ ਕਰਿ। ੯। 


ਚਰਿਤ੍ਰ ਪਾਖਿਆਨ ੧੬੧ 


ਨਾਂ 
ਸੀ। (ਉਸ) ਇਸਤਰੀ ਦੀ ਸੁੰਦਰਤਾ ਬਹੁਤ ਅਧਿਕ ਸੀ ਜਿਸ ਨੂੰ 
ਵੀ ਸ਼ਰਮਾਉ'ਦੀ _ਸੀ।੧। 

ਬਿਸਨ ਕੇਤੁ ਉਥੋਂ ਦਾ ਇਕ ਰਾਜਾ ਸੀ ਜਿਸ 
ਸਮਝਿਆ ਜਾਂਦਾ ਸੀ। ਉਸ ਦੇ ਘਰ ਬਿਸਨ ਮਤੀ ਨਾਂ 
ਸੀ) ਮਾਨੋ ਚੰਦੂਮਾ ਦੀ _ਕਲਾ _ਹੀ ਪ੍ੁਕਾਸ਼ਮਾਨ ਹੋਈ 


ਦੰਹਰਾ 


ਰਾਣੀ ਨੇ ਇਕ ਸਖੀ ਵੇਸਵਾ ਕੋਲ ਭੇਜੀ ਅਤੇ _ਬਹੁਤ ਸਾਰਾ ਧਨ ਦੇ ਕੇ ਇਸ ਤਰ੍ਹਾਂ 
ਕਿਹਾ (ਕਿ ਉਸ ਨੂੰ ਕਹਿਣਾ) ਕਿ ਜੇ ਤੂੰ ਬਿਸਨ ਕੇਤੁ ਰਾਜੇ ਨੂੰ ਮਾਰ ਦੇਵੇਂ ਤਾਂ ਬਿਸਨ ਮਤੀ 
ਤੇਰੀ ਸਰੀ ਗ਼ਰੀਬੀ ਦੂਰ _ਕਰ _ਦੇਵੇਗੀ।੪। 

ਦਾਸੀ ਨੇ ਜਦ (ਵੇਸਵਾ ਪ੍ਰਤਿ) ਇਸ ਤਰ੍ਹਾਂ ਕਿਹਾ (ਤਾਂ) ਵੇਸਵਾ ਗੱਲ ਸੁਣ ਕੇ ਚੁਪ 
ਕਰ ਰਹੀ। (ਉਸ ਨੇ ਫਿਰ ਕਿਹਾ ਕਿ) ਧਨ ਸਰਾਫ਼ ਦੇ ਘਰ ਰਖ ਦਿਓ ਅਤੇ ਕੰਮ ਹੋਣ ਤੇ 
ਦੇ ਦਿਓ। (ਅਜਿਹਾ ਕਰ ਕੇ) ਮੈਨੂੰ ਦਸ _ਦਿਓ।੫। 

ਸੂਰਜ ਛੁਪ ਗਿਆ ਅਤੇ ਰਾਤ ਹੋ ਗਈ। _ਤਦ ਰਾਜੇ ਨੇ ਵੇਸਵਾ ਨੂੰ ਬੁਲਾ _ਲਿਆ। 
(ਉਹ) ਅਤਿ ਸੁੰਦਰ ਬਸਤ੍ਰ ਪਾ ਕੇ ਉਥੇ ਗਈ ਅਤੇ ਬਹੁਤ ਤਰ੍ਹਾਂ ਨਾਲ _ਉਸ ਨੂੰ ਪ੍ਰਸੰਨ 
ਕਰਨ _ਲਗੀ।੬। 


੭%/ਤਲ 


ਰਾਜੇ ਨਾਲ ਭਾਂਤ ਭਾਂਤ ਦੀ ਕਾਮ ਕ੍ਰੀੜਾ ਕਰ ਕੇ ਵੇਸਵਾ ਉਸ ਨਾਲ ਲਿਪਟ ਕੇ ਸੌਂ 
ਗਈ। _ਜਦ _ਔਧੀ ਰਾਤ ਹੋਈ ਤਦ ਰਾਜੇ ਦੀ ਪ੍ਰੀਤ ਨੂੰ ਮਨੋ ਭੁਲਾ ਕੇ ਜਾਗ ਕੇ ਉਠ 
ਗਈ।੭। 


ਉਸ ਦੀ ਕਟਾਰ ਲੈ ਕੇ ਉਸ ਨੂੰ ਹੀ ਮਾਰ ਦਿੱਤੀ ਅਤੇ ਆਪ ਉਠ ਕੇ ਧਾਹਾਂ ਮਾਰ ਕੇ 
ਰੋਣ _ਲਗੀ। _ਸਭ ਲੋਕਾਂ ਨੇ ਆ ਕੇ ਵੇਖਿਆ ਅਤੇ (ਪੁਛਿਆ ਕਿ) ਕੀ ਕਾਰਨ ਹੋਇਆ ਹੈ। 
(ਵੇਸਵਾ ਕਹਿਣ ਲਗੀ ਕਿ) ਹੁਣੇ ਕੋਈ ਚੋਰ ਰਾਜੇ ਨੂੰ ਮਾਰ ਗਿਆ ਹੈ।੮। 

ਨਗਰ ਵਿਚ ਧੁੰਮ ਧੈ ਗਈ। ਸਾਰੇ ਲੋਕ (ਉਧਰ ਨੂੰ) ਭਜ ਪਏ। ਸਭ ਰਾਜੇ ਦੀ ਮ੍ਰਿਤਕ 
ਦੇਹੀ ਨੂੰ ਵੇਖਣ ਲਗੇ। “ਹਾਇ ਹਾਇ” ਕਰ ਕੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਏ। ਸਿਰ 
ਵਿਚ ਮਿੱਟੀ ਪਾ ਕੇ ਦੁਖਤ ਅਵਸਥਾ ਵਿਚ _(ਬੇਸੁੱਧ ਹੋ ਕੇ) ਜ਼ਮੀਨ ਉਤੇ ਗਿਰ _ਗਏ।੯। 


੧੬੨ ਸੀ _ਦਸਮ-ਗੁੰਥ _ਸਾਹਿਬ 


ਦੱਖਣ? 
ਪ੍ਰਥਮ ਮਾਰਿ ਪਤਿ ਪੁਨਿ ਤਿਹ ਮਾਰਾ। ਭੇਦ ਅਭੇਦ _ਕਿਨੂੰ ਨ ਬਿਚਾਰਾ। 
ਰਾਜ ਪੁਤ੍ਰ ਅਪਨੇ ਕੌ _ਦੀਨਾ। _ਐਸੋ__ਚਰਿਤ _ਚੰਚਲਾ _ਕੀਨਾ। _੧੨। _੧। 
/ਲਾਤ ਲੀ ਯਾਰੈੜ੍ਹਾ ੫ਲੁਯਾਨੌ /ਤ੍ਰੇਯਾ ਲਹੈਤ੍ਹਂ ਮੰਤ ਭੂਪ ਸੰਝਾਦੇ ਦੋਏ ਸੌਂ ਜੋਅਨ ਲਾਰੈੜ੍ਹਾ ਸ਼ਮਤਆ 
ਗਤ _ਨਭ# ਸਤ/ _੨੫੪/ #੭੮੨/ %ਠਲੁੰ/ 
ਦੰਹਰਾ 
ਦੌਲਾ ਕੀ ਗੁਜਰਾਤਿ ਸੈ ਬਸਤ ਸੁ ਲੋਕ ਅਪਾਰ। 
ਚਾਰਿ ਬਰਨ ਤਿਹ ਠਾ ਰਹੈ ਊਚ ਨੀਚ _ਸਰਦਾਰ। _੧। 


ਚੱਪਲਾਂ 


ਮਤੀ ਲਹੌਰ ਤਹਾ ਤ੍ਰਿਯ _ਸੁਨੀ। ਛਤ੍ਰਾਨੀ ਬੁਧਿ _ਬਹੁ _ਬਿਧਿ _ਗੁਨੀ। 
ਏਕ ਪੁਰਖ ਤਬ ਤਾਹਿ ਬਰਤ ਭਯੋ। ਅਨਿਕ _ਭਾਤ ਕੇ ਭੋਗ ਕਰਤ ਭਯੋ। ੨। 


ਤਿਹ ਵਹੁ ਛਾਡਿ ਪਿਤਾ ਗ੍ਰਹਿ ਆਯੋ। ਔਰ ਨੌਰ ਕਹ ਆਪ ਸਿਧਾਯੋ। 
ਮਲਕ ਨਾਮ ਤਿਹ ਕੇ ਘਰ ਰਹਾ। ਕੇਲ ਕਰਨ ਤਾ ਸੌ ਤ੍ਰਿਯ ਚਹਾ। ੩। 


੭%7=ੜਲ 
ਭਾਤਿ ਭਾਤਿ ਤਾ ਸੌ ਤ੍ਰਿਯ ਭੋਗੁ ਕਮਾਇਯੋ। 
ਲਪਟਿ _ਲਪਟਿ ਤਿਹ ਸਾਥ ਅਧਿਕ ਸੁਖ _ਪਾਇਯੋ। 
ਜਬ ਤਿਹ ਰਹਾ ਅਧਾਨ ਤਬੈ ਤ੍ਰਿਯ ਯੌ _ਕਿਯੋ। 
ਹੋਂ ਜਹਾ ਹੁਤੋ ਤਿਹ ਨਾਥ ਤਹੀ ਕੋ ਮਗੁ ਲਿਯੋ। ੪। 
ਚੱਪਣਾ 
ਬਿਨੁ ਪਿਯ ਸੈ ਅਤਿ ਹੀ ਦੁਖ ਪਾਯੋ। ਤਾ ਤੇ ਮੁਰ ਤਨ ਅਧਿਕ ਅਕੁਲਾਯੋ। 
ਬਿਨੁ ਪੂਛੇ ਤਾ ਤੇ ਮੈ ਆਈ। ਤੁਮ ਬਿਨੁ ਮੋ ਤੇ ਰਹਿਯੋ ਨ ਜਾਈ। ੫। 


ਤ੍ਰਿਯ ਆਏ ਪਤਿ ਅਤਿ ਸੁਖ ਪਾਯੋ। _ਭਾਤਿ ਭਾਤਿ ਤਾ ਸੌ ਲਪਟਾਯੋ। 
ਤਬ ਤਾ ਸੋ ਐਸੇ ਤਿਨ ਕਹਾ। ਤੁਹਿ ਤੇ ਗਰਭ ਨਾਥ ਮੁਹਿ ਰਹਾ। ੬। 


ਚਰਿਤ੍ਰ ਪਾਖਿਆਨ ੧੬੩ 


ਬਿਸਨ ਮਤੀ ਵੀ ਤਦ ਉਥੇ ਆ ਗਈ। ਰਾਜੇ ਨੂੰ ਮ੍ਰਿਤਕ ਵੇਖ ਕੇ ਦੁਖ ਨਾਲ ਵਿਆਕੁਲ 
ਹੋ ਗਈ। ਉਸ ਨੇ ਉਸੇ ਕਟਾਰ ਨਾਲ ਵੇਸਵਾ ਦਾ ਢਿਡ ਪਾੜ ਕੇ ਉਸ ਦੇ ਘਰ ਨੂੰ ਚੰਗੀ 
ਤਰ੍ਹਾਂ ਲੁਟ _ਲਿਆ।੧0। 


ਦੰਹਰਾ” 
ਫਿਰ (ਉਸ ਦੇ ਢਿਡ ਵਿਚੋਂ) ਕਟਾਰ ਕਢ _ਕੇ (ਆਪਣੇ) ਹਿਰਦੇ ਵਿਚ ਮਾਰਨ _ਲਗੀ। 
ਪਰ _ਦਾਸੀ ਨੇ ਪਕੜ _ਲਈ _ਅਤੇ ਉਸ ਨੂੰ ਲਗਣ ਨ ਦਿੱਤੀ।੧੧। 


ਜੱਪਣਾ 
ਪਹਿਲਾਂ ਪਤੀ ਨੂੰ _ਮਰਵਾਇਆ, ਫਿਰ ਉਸ (ਵੇਸਵਾ) 
ਭੇਦ ਅਭੇਦ ਨੂੰ ਨਹੀਂ _ਵਿਚਾਰਿਆ। ਰਾਜ ਆਪਣੇ ਪੁੱਤਰ 


ਮਾਰਿਆ। ਪਰ ਕਿਸੇ ਨੇ ਵੀ 
ਦੇ ਦਿੱਤਾ। ਇਸ ਤਰ੍ਹਾਂ ਦਾ 


0੨੧੨ ॥੨੧੨ 


ਚਰਿਤ੍ਰ ਇਸਤਰੀ ਨੇ _ਕੀਤਾ।੧੨। 

/ਏਥੋਂ ਨੰ ਲਾਰਤੁੱਪ/ਸਆਨ ਦੇ ਤੂੰਆ ਗਾਠਤ ਦੇ ਮਹਾਂ ਭੂਪ ਅੰਭਾਦ ਦੇ ੨੫੪ਵ' ਲਾਰੜ੍ਹ ਦੀ ਨਆਮਤਨ 

ਨ ਲਭ _ਹੀ/ _੨੫੪/ &੭੮੨/ ਚਲਟਾ/ 

ਦੰਹਰਾ 

'ਦੌਲਾ ਦੀ ਗੁਜਰਾਤ” (ਨਗਰ) ਵਿਚ ਬਹੁਤ ਲੋਕ ਰਹਿੰਦੇ ਸਨ। _ਉਸ ਵਿਚ ਚੌਹਾਂ 
ਜਾਤੀਆਂ ਦੇ ਉੱਚੇ ਨੀਵੇਂ _ਅਤੇ ਸਰਦਾਰ _ਰਹਿੰਦੇ _ਸਨ।੧। 
ਜੱਪਣਾ 

ਉਥੇ ਲਾਹੌਰ ਮਤੀ ਨਾਂ ਦੀ ਇਕ _ਛਤ੍ਰਾਣੀ ਇਸਤਰੀ ਸੁਣੀਂਦੀ ਸੀ ਜੋ _ ਬਹੁਤ ਸੂਝਵਾਨ 
ਅਤੇ _ਗੁਣਵਾਨ ਸੀ। ਇਕ ਪੁਰਸ਼ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਸ ਨਾਲ 
ਅਨੇਕ _ਤਰ੍ਹਾਂ ਦੇ ਭੋਗ _ਕੀਤੇ।੨। 

ਉਸ (ਇਸਤਰੀ) ਨੂੰ ਉਹ ਪਿਤਾ ਦੇ ਘਰ ਛਡ ਆਇਆ ਅਤੇ ਆਪ ਕਿਸੇ ਹੋਰ 
ਸਥਾਨ _ਤੇ ਚਲਾ _ਗਿਆ। ਉਸ ਦੇ ਘਰ ਮਲਕ ਨਾਂ ਦਾ (ਇਕ ਵਿਅਕਤੀ) ਰਹਿੰਦਾ _ਸੀ। 
ਇਸਤਰੀ ਨੇ _ਉਸ ਨਾਲ _ਕਾਮ-ਕ੍ਰੀੜਾ _ਕਰਨੀ _ਚਾਹੀ।੩। 
੭%#=ੜਾਲ਼ 


ਉਸ ਨਾਲ ਇਸਤਰੀ ਨੇ _ਕਈ ਢੰਗਾਂ ਨਾਲ ਭੋਗ _ਕੀਤਾ। ਉਸ _ਨਾਲ _ਲਿਪਟ _ਲਿਪਟ 
ਕੇ ਬਹੁਤ ਸੁਖ ਪ੍ਰਾਪਤ _ਕੀਤਾ। ਜਦ _ਉਸ ਇਸਤਰੀ ਨੂੰ ਗਰਭ ਠਹਿਰ ਗਿਆ ਤਦ ਉਸ ਨੇ 
ਇਸ ਤਰ੍ਹਾਂ _ਕੀਤਾ। ਜਿਥੇ ਉਸ ਦਾ ਪਤੀ ਹੁੰਦਾ ਸੀ, ਉਥੋਂ ਦਾ ਰਾਹ _ਪਕੜਿਆ।੪। 


ਨੂੰ ਮਿਲ ਕੇ ਕਹਿਣ ਲਗੀ--) ਹੇ ਪ੍ਰਿਯ ! (ਤੇਰੇ) ਬਿਨਾ ਮੈਂ ਬਹੁਤ ਦੁਖ 
ਪਾਇਆ ਹੈ ਅਤੇ ਇਸ ਲਈ ਮੇਰਾ ਸ਼ਰੀਰ ਬਹੁਤ ਵਿਆਕੁਲ ਹੋ ਗਿਆ ਹੈ। ਇਸੇ ਲਈ ਮੈਂ 
ਪੁਛੇ ਆ ਗਈ ਹਾਂ। ਤੇਰੇ ਬਿਨਾ ਮੇਰੇ ਪਾਸੋਂ _ਰਿਹਾ ਨਹੀਂ _ਜਾਂਦਾ।੫। 
ਇਸਤਰੀ ਦੇ ਆ ਜਾਣ ਨਾਲ ਪਤੀ ਨੇ ਬਹੁਤ ਸੁਖ ਪ੍ਰਾਪਤ ਕੀਤਾ ਅਤੇ ਭਾਂਤ ਭਾਂਤ 
ਨਾਲ ਉਸ ਨਾਲ _ਲਿਪਟਿਆ। ਤਦ ਉਸ (ਇਸਤਰੀ) ਨੇ ਉਸ (ਪਤੀ) ਨੂੰ ਇਸ ਤਰ੍ਹਾਂ ਕਿਹਾ 
ਕਿ ਹੇ ਨਾਥ! ਤੇਰੇ ਤੋਂ ਮੈਨੂੰ _ਗਰਭ ਠਹਿਰ ਗਿਆ ਹੈ।੬। 


ਕਹ 
ਕੈ 


੧੬੪ 


ਸੀ _ਦਸਮ-ਗ੍ੂੰਥ _ਸਾਹਿਬ 


ਤੁਮਰੇ ਪੀਯ ਪ੍ਰੇਮ ਪੈ ਪਾਗੀ। ਇਸਕ ਤਿਹਾਰੇ ਸੋ _ਅਨੁਰਾਗੀ। 
ਤਿਹ ਠਾ ਮੋ ਤੇ ਰਹਾ ਨ ਗਯੋ। ਤਾ ਤੇ ਤੋਰ ਮਿਲਨ ਪਥ ਲਯੋ। ੭। 


੨ 


ਅਬ ਜੋ ਕਹੋ ਕਰੌ ਮੈ ਸੋਈ। ਮਹਾਰਾਜ ਕਹ _ਜਿਯ ਸੁਖ ਹੋਈ। 
ਕਾਢਿ ਕ੍ਰਿਪਾਨ ਚਹੌ ਤੌ _ਮਾਰੋ। ਆਪਨ ਤੇ ਮੁਹਿ ਜੁਦਾ ਨ ਡਾਰੋ। ੮। 


ਯਹ ਜੜ ਬਚਨ ਸੁਨਤ _ਹਰਖਲਯੋ। _ਭੇਦ ਅਭੇਦ ਨ _ਪਾਵਤ _ਭਯੋ। 
ਯਾ ਕਹ ਹਮ ਤੇ ਰਹਾ ਅਧਾਨਾ। ਮਨ ਮਹਿ ਐਸੇ ਕਿਯਾ ਪੁਮਾਨਾ। ੯। 
ਦੰਹਰਾ 
ਨਵ _ਮਾਸਨ ਬੀਤੇ ਸੁਤਾ ਜਨਤ ਭਈ ਤ੍ਰਿਯ _ਸੋਇ। 
ਜੜ ਅਪਨੀ _ਦੁਹਿਤਾ ਲਖੀ ਭੇਦ ਨ ਪਾਯੋ __ਕੋਇ। ੧0। ੧। 


/ਛਤਾ ਹਾੰ ਗਾਠਤ੍ਹ ਪਲੂਯਾਨੋ /ਤ੍ਰ੍‌ਯਆਾ ਗਾਹੇੜ੍ਹੇ ਨੰ ਝੂਪ ਸੰਠਾਦੇ ਲੋਇ ਸੈਂ ਘਚਪਨ ਲਾਠਤਹ ਸਨਯਤਮ 


ਮਤ ਭਨ ਸਤ/ ੨੫੫੭ ੬੭੯੨/ ਆ%ਫਲੁੰ/ 


ਚੱਪਣਾ 
ਭਨਿਯਤ ਏਕ ਨ੍ਰਿਪਤਿ ਕੀ ਦਾਰਾ। ਚਿਤ੍ਰ _ਮੰਜਰੀ ਰੂਪ _ਅਪਾਰਾ। 
ਕਾਨ ਨ ਸੁਨੀ ਨ ਆੰਖਿਨ ਹੇਰੀ। ਜੈਸੀ ਪੂਭਾ ਕੁਅਰਿ ਤਿਹ _ਕੇਰੀ। ੧। 


ਅਘਟ ਸਿੰਘ ਤਿਹ ਠਾ ਕੋ _ਰਾਜਾ। ਜਾ ਸਮ ਔਰ ਨ ਬਿਧਨਾ ਸਾਜਾ। 
ਵਾ ਕੀ ਪੁਭਾ ਵਹੀ ਕਹ ਸੋਹੀ। ਲਖਿ ਦੁਤਿ ਸੁਰੀ ਆਸੁਰੀ ਮੋਹੀ। ੨। 


ਦੰਹਾਰਾ 
ਨਰੀ _ਨਾਗਨੀ _ਕਿੰਨ੍ਹਨੀ _ਸੁਰੀ _ਆਸੁਰੀ _ਬਾਰਿ। 
ਅਧਿਕ ਰੂਪ ਤਿਹ ਰਾਇ ਕੋ ਅਟਕਤ ਭਈ _ਨਿਹਾਰ। ੩। 
ਦੱਪਣ? 
ਆਖੇਟਕ ਸੌ_ਤਾ ਕੋ ਅਤਿ ਹਿਤ। ਰਾਜ ਸਾਜ ਮਹਿ ਰਾਖਤ ਨਹਿ _ਚਿਤ। 
ਜਾਤ ਹੁਤੋ ਬਨ ਮ੍ਰਿਗ ਉਠਿ ਧਾਵਾ। ਤਾ ਪਾਛੇ ਤਿਨ ਤੁਰੈ ਧਵਾਵਾ। ੪। 


ਜਾਤ _ਜਾਤ _ਜੋਜਨ ਬਹੁ _ਗਯੋ। _ਪਾਛਾ ਤਜਤ ਨ ਮ੍ਰਿਗ ਨ੍ਰਿਪ ਭਯੋ। 
ਮਹਾ ਗਹਿਰ ਬਨ ਤਹ ਇਕ _ਲਹਾ। ਘੋਰ ਭਯਾਨਕ ਜਾਤ ਨ _ਕਹਾ। ੫। 


ਸਾਲ _ਤਮਾਲ ਜਹਾ ਦੂਮ ਭਾਰੇ। ਨਿੰਬੂ ਕਦਮ ਸੁ _ਬਟ _ਜਟਿਯਾਰੇ। 
ਨਾਰੰਜੀ ਮੀਠਾ ਬਹੁ _ਲਗੇ। _ਬਿਬਿਧ ਪੁਕਾਰ ਰਸਨ ਸੌ_ਪਗੇ। ੬। 


ਪੀਪਰ _ਤਾਰ _ਖਜੂਰੈ _ਜਹਾ। _ਸ੍ਰੀਫਲ _ਸਾਲ _ਸਿਰਾਰੀ _ਤਹਾ। 
ਜੁਗਲ _ਜਾਮਨੂੰ _ਜਹਾ _ਬਿਰਾਜੈ। _ਨਰਿਯਰ _ਨਾਰ _ਨਾਰਗੀ _ਰਾਜੈ। _੭। 


ਚਰਿਤ੍ਰ ਪਾਖਿਆਨ ੧੬੫ 


ਹੇ ਪ੍ਰੀਤਮ! ਮੈਂ ਤੇਰੇ ਪ੍ਰੇਮ ਵਿਚ ਪੂਰੀ ਤਰ੍ਹਾਂ ਮਗਨ ਹਾਂ ਅਤੇ ਤੇਰੇ ਇਸ਼ਕ ਵਿਚ ਗ਼ਰਕ 
ਹੋ ਗਈ ਹਾਂ। ਉਸ ਸਥਾਨ ਤੇ ਮੇਰੇ ਪਾਸੋਂ ਰਿਹਾ ਨਹੀਂ ਗਿਆ। ਇਸ ਲਈ ਤੈਨੂੰ ਮਿਲਣ 
ਲਈ ਰਾਹ _ਪਕੜਿਆ _ਹੈ।੭। 

ਹੁਣ ਜੋ ਤੁਸੀਂ ਕਹੋ, ਉਹੀ ਕੁਝ ਕਰਾਂ (ਤਾਂ ਜੋ ਮੇਰੇ) ਸੁਆਮੀ ਦੇ ਜੀ ਨੂੰ ਸੁਖ ਪ੍ਰਾਪਤ 
ਹੋਵੇ। ਚਾਹੋ ਤਾਂ ਕ੍ਰਿਪਾਨ ਕਢ ਕੇ _ ਮੈਨੂੰ ਮਾਰ ਦਿਓ ਪਰ ਆਪਣੇ ਤੋਂ ਵਖ ਨ ਕਰੋ।੮। 

ਇਹ ਮੂਰਖ (ਇਸਤਰੀ ਦੇ) ਬਚਨ ਸੁਣ ਕੇ ਪ੍ਰਸੰਨ ਹੋ ਗਿਆ ਅਤੇ ਭੇਦ ਅਭੇਦ ਕੁਝ 
ਨ ਸਮਝ _ਸਕਿਆ। ਇਹ ਕਹਿਣ ਲਗਾ ਕਿ _ਮੇਰੇ ਤੋਂ ਗਰਭ _ਰਹਿ ਗਿਆ ਹੈ। ਇਸ ਤਰ੍ਹਾਂ 
(ਉਸ ਨੇ) ਮਨ ਵਿਚ ਪੁਵਾਨ ਕਰ ਲਿਆ ਹੈ।੯। 
ਦੰਹਰਾ 

ਨੌਂ ਮਹੀਨੇ ਬੀਤਣ ਤੇ ਉਸ ਇਸਤਰੀ ਨੇ ਇਕ ਲੜਕੀ ਨੂੰ ਜਨਮ _ਦਿੱਤਾ। ਉਸ ਮੂਰਖ 
ਨੇ ਆਪਣੀ ਧੀ ਸਮਝਿਆ ਅਤੇ ਕੋਈ ਵੀ ਭੇਦ ਨ ਪਾ ਸਕਿਆ।੧0। 

/ਏਥੋ ਸੰ ਲਾਠਤੁੱਪ/ਨਆਨ ਦੇ ਤੂੰਆ ਗਾਹਤ ਦੇ ਮੰਤ ਡੂਪ ਸੰਠਾਦ ਦੇ ੨੫੫ਵ' ਲਾਰੜ੍ਹ ਦੀ ਨਆਪਤ 

ਨ ਲਭ ਹੀ/ ੨੫੫/ &#੭੯੨/ ਚਲਟਾ/ 

ਚੱਪਣਾ 

ਅਪਾਰ ਰੂਪ _ਵਾਲੀ ਚਿਤ _ਮੰਜਰੀ ਇਕ ਰਾਜੇ _ਦੀ ਇਸਤਰੀ ਕਹੀ ਜਾਂਦੀ ਸੀ। _ਉਸ 
ਇਸਤਰੀ ਦੀ ਅਜਿਹੀ ਸੁੰਦਰਤਾ ਸੀ ਜੋ ਨ ਕੰਨਾਂ ਨਾਲ ਸੁਣੀ ਸੀ ਅਤੇ ਨ ਹੀ ਔਖਾਂ ਨਾਲ 
ਵੇਖੀ ਸੀ।੧। 

ਉਥੋਂ ਦਾ ਰਾਜਾ ਅਘਟ ਸਿੰਘ ਸੀ ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਬਣਾਇਆ 
ਸੀ। ਉਸ ਦੀ ਪੂਰ੍ਭਾ ਉਸੇ ਨੂੰ ਸ਼ੋਭਦੀ ਸੀ। (ਉਸ ਦੀ) ਸੁੰਦਰਤਾ ਨੂੰ ਵੇਖ ਕੇ ਦੇਵ ਇਸਤਰੀਆਂ 
ਅਤੇ _ਦੈੱਤ ਇਸਤਰੀਆਂ ਸਾਰੀਆਂ _ਮੋਹਿਤ _ਸਨ।੨। 
ਦੰਹਰਾ 
ਰੂਪ ਵੇਖ ਕੇ ਉਸ ਨਾਲ ਅਟਕ ਜਾਂਦੀਆਂ _ਸਨ।੩। 
ਚੱਪਣਾ 

ਸ਼ਿਕਾਰ ਵਿਚ ਉਸ ਦੀ ਬਹੁਤ ਰੁਚੀ ਸੀ ਅਤੇ _ਰਾਜ-ਸਾਜ _ਵਿਚ ਉਹ ਮਨ ਨਹੀਂ 
ਲਗਾਉਂਦਾ _ਸੀ। _ਜੰਗਲ _ਵਿਚ _ਜਾਂਦੇ ਹੋਇਆਂ ਇਕ ਹਿਰਨ ਉਠ ਕੇ _ਭਜਿਆ। ਉਸ ਪਿਛੇ 
ਉਸ ਨੇ ਘੋੜਾ ਭਜਾਇਆ।੪। 

ਉਹ (ਹਿਰਨ) _ਭਜਦਿਆਂ _ਭਜਦਿਆਂ ਬਹੁਤ _ਯੋਜਨ (ਅਗੇ ਨਿਕਲ) _ਗਿਆ। ਰਾਜੇ ਨੇ 
ਵੀ ਉਸ ਮਿਰਗ ਦਾ ਪਿਛਾ ਨਹੀਂ ਛਡਿਆ। ਉਸ ਨੇ ਇਕ ਬਹੁਤ _ਸੰਘਣਾ ਬਨ _ਵੇਖਿਆ। 
(ਉਸ ਦੇ) ਘੋਰ ਭਿਆਨਕ ਰੂਪ _ਦਾ ਵਰਣਨ _ਨਹੀਂ__ਕੀਤਾ ਜਾ __ਸਕਦਾ।੫। 


ਵੱਡੇ ਬ੍ਰਿਛ _ਲਗੇ ਹੋਏ ਸਨ ਅਤੇ (ਉਨ੍ਹਾਂ ਦੇ ਫਲ) ਕਈ ਪ੍ਰਕਾਰ ਦੇ ਰਸਾਂ ਨਾਲ ਭਰੇ ਹੋਏ 
ਸਨ।੬। 

ਉਥੇ _ਪਿਪਲ, _ਤਾੜ _ਬ੍ਰਿਛ _ਅਤੇ _ਖਜੂਰਾਂ ਦੇ _ਬ੍ਰਿਛ _ਸਨ ਅਤੇ _ਸ੍ਰੀਫਲ, _ਸਾਲ _ਅਤੇ 
ਸਿਰਾਰੀ ਦੇ ਪੇੜ ਵੀ ਸਨ। ਉਥੇ ਦੋ ਤਰ੍ਹਾਂ ਦੇ ਜਾਮਨਾਂ ਦੇ ਬ੍ਰਿਛ ਸਨ ਅਤੇ ਨਾਰੀਅਲ, ਅਨਾਰ 
ਅਤੇ _ਨਾਰੈਗੀ ਦੇ ਪੇੜ _ਸ਼ੋਭ _ਰਹੇ _ਸਨ।੭। 


੧੬੬ 


ਦੰਹਰਾ 
ਨਰਗਿਸ ਔਰ ਗੁਲਾਬ ਕੇ ਫੂਲ ਫੁਲੇ ਜਿਹ ਨੌਰ। 
ਨੰਦਨ ਬਨ ਸੌ_ਨਿਰਖਿਯੈ ਜਾ ਸਮ ਕਹੂੰ ਨ ਔਰ। ੮। 
ਦੱਪਲ? 
ਸਰਿਤਾ ਬਹੁਤ _ਬਹਤ ਜਿਹ _ਬਨ ਮੈ। _ਝਰਨਾ ਚਲਤ _ਲਗਤ ਸੁਖ ਮਨ ਮੈ। 
ਸੋਭਾ ਅਧਿਕ ਨ _ਬਰਨੀ ਜਾਵੈ। _ਨਿਰਖੇ ਹੀ ਆਭਾ ਬਨਿ ਆਵੈ। ੯। 


ਤਹ ਹੀ ਜਾਤ ਭਯਾ ਸੋ ਰਾਈ। ਜਾ ਕੀ ਪੂਭਾ ਨ ਬਰਨੀ ਜਾਈ। 
ਮਰਤ ਭਯੋ _ਮ੍ਰਿਗਹਿ ਲੈ _ਤਹਾ। ਦੇਵ ਦੈਤ ਜਾ _ਨਿਰਖਤ _ਜਹਾ। _੧0। 


ਦਾਹਰਾ 
ਦੇਵ ਦਾਨਵਨ _ਕੀ ਸੁਤਾ ਜਿਹ _ਬਨ _ਸੇਵਤ _ਨਿਤ੍ਯ। 
ਸਦਾ _ਬਸਾਯੋ ਰਾਖ ਹੀ ਤਾਹਿ ਚਿਤ ਜ੍ਯੋ _ਮਿਤ੍ਯ। _੧੧। 


ਚੱਪਾਣ? 
ਜਛ _ਗੰਧੂਬੀ ਅਤਿ ਉਨਮਦਾ। _ਸੇਵਤ ਹੈ ਤਿਹ ਬਨ ਕੌ ਸਦਾ। 
ਨਰੀ _ਨਾਗਨੀ ਕੌ ਚਿਤ ਲ੍ਯਾਵੈ। _ਨਟੀ ਨ੍ਰਿਤਕਾ ਕੌਨ _ਗਨਾਵੈ। _੧੨। 


ਦੰਹਰਾ 
ਤਿਨ ਕੀ ਦੁਤਿ ਤਿਨਹੀ ਬਨੀ ਕੋ ਕਬਿ ਸਕਤ _ਬਤਾਇ। 
ਲਖੇ ਲਗਨ ਲਾਗੀ ਰਹੈ ਪਲਕ ਨ ਜੋਰੀ ਜਾਇ। ੧੩। 


ਚੱਪਾਣ 
ਰਾਜ ਕੁਅਰ ਤਿਨ ਕੌ ਜਬ ਲਹਾ। ਮਨ ਮਹਿ ਅਤਿਹਿ ਬਿਸਮ ਹੂ ਰਹਾ। 
ਚਿਤ ਭਰਿ ਚੌਪ ਡੀਠ ਇਮਿ ਜੋਰੀ। ਜਨੁਕ ਚੰਦੂ ਕੇ ਸਾਥ _ਚਕੋਰੀ। ੧੪। 
ਦੰਹਰਾ” 
ਯਾ ਰਾਜਾ ਕੋ ਰੂਪ ਲਖਿ ਅਟਕਿ ਰਹੀ ਵੈ _ਬਾਲ। 
ਲਲਨਾ _ਕੇ _ਲੋਇਨ _ਨਿਰਖਿ ਸਭ _ਹੀ ਭਈ ਗੁਲਾਲ। _੧੫। 


ਚੱਪਲਾਂ 


ਅਟਕਤ _ਭਈ ਲਾਲ _ਲਖਿ _ਬਾਲਾ। ਜੈਸੇ ਮਨਿ _ਲਾਲਨ _ਕੀ __ਮਾਲਾ। 
ਕਹਿਯੋ ਚਹਤ ਕਛੁ ਤਊ ਲਜਾਵੈ। _ਚਲਿ _ਚਲਿ ਤੀਰ _ਕੁਅਰ ਕੇ ਆਵੈ। _੧੬। 


ਕੈ ਕੁਰਬਾਨ _ਲਲਾ ਮਨ _ਡਾਰੈ। _ਕੂਖਨ ਚੀਰ _ਪਟੰਬਰ ਵਾਰੈ। 
ਫੂਲ ਪਾਨ ਕੋਊ ਲੈ ਆਵੈ। _ਭਾਤਿ ਭਾਤਿ ਸੌ ਗੀਤਨ _ਗਾਵੈ। _੧੭। 


ਚਰਿਤ੍ਰ ਪਾਖਿਆਨ ੧੬੭ 


ਤੇ ਨਰਗਿਸ ਅਤੇ ਗੁਲਾਬ ਦੇ ਫੁਲ ਖਿੜੇ _ਹੋਏ _ਸਨ। _ਉਹ _ਨੰਦਨ ਬਨ 

ਵਰਗਾ _ਦਿਖਦਾ ਸੀ ਜਿਸ _ਵਰਗਾ ਹੋਰ ਕੋਈ ਨਹੀਂ _ਸੀ।੮। 
ਦੱਖਣ? 

ਉਸ ਬਨ _ਵਿਚ ਬਹੁਤ ਨਦੀਆਂ _ਵਗਦੀਆਂ _ਸਨ। _ਝਰਨੇ ਚਲਦੇ ਸਨ ਜਿਸ ਕਰ ਕੇ 
ਮਨ _ਵਿਚ ਆਨੰਦ ਪ੍ਰਾਪਤ ਹੁੰਦਾ _ਸੀ। _ਉਸ ਦੀ ਬਹੁਤ ਅਧਿਕ ਸ਼ੋਭਾ ਦਾ ਵਰਣਨ ਨਹੀਂ 
ਕੀਤਾ ਜਾ _ਸਕਦਾ। ਉਨ੍ਹਾਂ ਦੀ ਖ਼ੂਬਸੂਰਤੀ ਵੇਖਦਿਆਂ ਹੀ ਬਣਦੀ _ਸੀ।੯। 

ਰਾਜਾ ਉਥੇ ਹੀ ਜਾ ਪਹੁੰਚਿਆ, ਜਿਸ (ਥਾਂ) ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ 
ਸਕਦਾ। (ਉਸ ਨੂੰ) ਉਥੇ ਲੈ ਜਾ ਕੇ ਹਿਰਨ ਮਰ ਗਿਆ, ਜਿਥੇ ਦੇਵਤੇ ਅਤੇ ਦੈੱਤ ਵੇਖ 
ਸਨ।੧0। 
ਦੰਹਰਾ 
ਦੇਵਤਿਆਂ ਅਤੇ _ਦੈੱਤਾ ਦੀਆਂ ਪੁੰਤਰੀਆਂ ਉਸ _ਬਨ _ਦਾ ਨਿੱਤ ਸੇਵਨ ਕਰਦੀਆਂ ਸਨ 
ਉਸ 


ਅਤੇ ਮਿਤਰ ਵਾਂਗ ਸਦਾ _ਮਨ _ਵਿਚ ਵਸਾਈ _ਰਖਦੀਆਂ _ ਸਨ।੧੧। 


ਚੱਪਲਾਂ 


ਯਕਸ਼ ਅਤੇ _ਗੰਧਰਬ ਇਸਤਰੀਆਂ ਬਹੁਤ ਮਸਤ ਹੋਕੇ ਇਸ 
ਹੋਈਆਂ) ਇਸ _ਦਾ ਧਿਆਨ _ਰਖਦੀਆਂ _ਸਨ। _ਉਹ ਨਾਰੀਆਂ ਅਤੇ ਨਾਗ _ਕੇਨਿਆਂ ਦੇ ਚਿਤ 
ਮੋਹ ਲੈਂਦਾ ਸੀ ਅਤੇ ਨੌਚਣ ਵਾਲੀਆਂ ਦੀ ਤਾਂ ਗਿਣਤੀ ਹੀ ਨਹੀਂ 
ਦੰਹਰ” 


ਉਨ੍ਹਾਂ ਦੀ ਸੁੰਦਰਤਾ ਉਨ੍ਹਾਂ ਵਰਗੀ ਹੀ ਸੀ, ਕੋਈ ਕਵੀ ਕਰ ਸਕਦਾ ਹੈ। 
ਉਨ੍ਹਾਂ ਨੂੰ ਵੇਖ ਕੇ ਲਗਨ _ਲਗੀ ਰਹਿ ਜਾਂਦੀ ਅਤੇ ਪਲਕਾਂ ਜੋੜਿਆ ਤਕ ਨਹੀਂ ਜਾ 
ਸਕਦਾ।੧੩। 
ਚੱਘਣ?/ 


ਜਦ ਰਾਜ ਕੁੰਵਰ ਨੇ ਉਨ੍ਹਾਂ `ਨੂੰ ਵੇਖਿਆ ਤਾਂ ਮਨ ਵਿਚ ਬਹੁਤ ਹੈਰਾਨ ਹੋ _ਗਿਆ। ਮਨ 
ਵਿਚ ਬਹੁਤ _ਉਲਸਿਤ ਹੋਕੇ ਉਨ੍ਹਾਂ ਨਾਲ ਨਜ਼ਰਾਂ ਜੋੜੀਆਂ, ਮਾਨੋ _ਚੰਦੂਮਾ _ਨਾਲ _ਚਕੋਰੀ 
ਜੋੜਦੀ ਹੋਵੇ।੧੪। 


ਦੰਹਰਾ 

ਉਸ ਰਾਜੇ ਦਾ ਰੂਪ ਵੇਖ ਕੇ ਉਹ ਇਸਤਰੀਆਂ ਅਟਕ ਕੇ ਰਹਿ ਗਈਆਂ ਅਤੇ ਪ੍ਰੀਤਮ 
ਦੀਆਂ ਔਖੀਆਂ ਵੇਖ _ਕੇ _ਸਭ _ਹੀ ਲਾਲੋ _ਲਾਲ ਹੋ __ਗਈਆਂ।੧੫। 
ਚੱਪਲਾਂ 


ਦੀਆਂ _ਮਾਲਾਵਾਂ ਹਨ। _(ਉਹ) ਕੁਝ _ਕਹਿਣਾ ਚਾਹੁੰਦੀਆਂ ਸਨ, _ਪਰ _ਲਜਾਉਂਦੀਆਂ _ਸਨ। ਫਿਰ 
ਵੀ ਚਲ ਚਲ ਕੇ ਕੁੰਵਰ ਦੇ ਨੇੜੇ ਆ ਰਹੀਆਂ _ਸਨ।੧੬। 
ਕੁਰਬਾਨ ਕਰ ਦਿੱਤੇ ਅਤੇ ਗਹਿਣੇ, ਬਸਤੁ _ਅਤੇ ਰੇਸ਼ਮੀ ਦੁਪਟੇ ਵਾਰ 


ਪ੍ਯਿ ਤੋਂ ਮਨ 
ਕੋਈ ਫੁਲ ਅਤੇ ਪਾਨ ਲਿਆ ਰਹੀ ਸੀ ਅਤੇ ਭਾਂਤ ਭਾਂਤ ਦੇ ਗੀਤ ਗਾ ਰਹੀ ਸੀ।੧੭। 


ਦਿੱਤੇ। 


੧੬੮ 


ਦੰਹਰਾ 
ਨਿਰਖਿ ਨ੍ਰਿਪਤ ਕੀ ਅਤਿ ਪ੍ਰਭਾ ਰੀਝ ਰਹੀ ਸਭ _ਨਾਰਿ। 
ਭੂਖਨ ਚੀਰ ਪਟੰਬ੍ੂ ਸਭ _ਦੇਇ ਛਿਨਿਕ ਮਹਿ ਵਾਰ। ੧੮। 
ਜਨੁ _ਕੁਰੰਗਨਿ ਨਾਦ ਧੁਨਿ _ਰੀਝਿ ਰਹੀ ਸੁਨਿ _ਕਾਨ। 
ਤ੍ਯੋ ਅਬਲਾ _ਬੇਧੀ ਸਕਲ _ਬਧੀ _ਬਿਰਹ ਕੇ _ਬਾਨ। _੧੯। 
ਸਭ _ਰੀਝੀ _ਲਖਿ _ਰਾਇ ਛਬਿ ਦਿਤਿਯਾਦਿਤਿ _ਕੁਮਾਰਿ। 
ਕਿੰਨ੍ਹਨਿ ਜਛ ਭੁਜੰਗਜਾ ਮੋਹਿ ਰਹੀ ਸਭ _ਨਾਰਿ। ੨0। 


ਚੱਪਲਾਂ 


ਸਭ ਅਬਲਾ ਇਹ _ਭਾਤਿ _ਬਿਚਾਰੈ। ਜੋਰ _ਡੀਠ ਨ੍ਰਿਪ ਓਰ ਨਿਹਾਰੈ। 
ਕੈ ਹਮ ਆਜੁ ਇਹੀ ਕਰ ਬਰਿਹੈ। ਨਾਤਰ ਇਹੀ ਛੇਤਰ ਪਰ _ਮਰਿਹੈ। ੨੧। 


ਕਹਤ ਦੈਤਜਾ ਹਮ ਹੀ ਬਰਿ ਹੈ। ਦੇਵ ਸੁਤਾ ਭਾਖੈ ਹਮ ਕਰਿ ਹੈ। 
ਜਛ _ਕਿੰਨ੍ਹਜਾ ਕਹਿ ਹਮ ਲੈਹੈ। _ਨਾਤਰ _ਪਿਯ _ਕਾਰਨ _ਜਿਯ ਦੈਹੈ। _੨੨। 


ਦੰਹਰਾ” 
ਜਛ _ਗੰਧੂਬੀ _ਕਿੰਨ੍ਹਨੀ ਲਖਿ _ਛਬਿ ਗਈ _ਬਿਕਾਇ। 
ਸੁਰੀ _ਆਸੁਰੀ _ਨਾਗਨੀ _ਨੈਨਨ ਰਹੀ _ਲਗਾਇ। _੨੩। 


ਚੱਪਾਣ? 
ਇਕ ਤ੍ਰਿਯ ਰੂਪ ਬਿਸਨ ਕੋ _ਧਰਾ। ਏਕਨ ਰੂਪ ਬੂਹਮਾ ਕੋ _ਕਰਾ। 
ਇਕ ਤ੍ਰਿਯ ਭੇਸ ਰੁਦੂ ਕੋ ਧਾਰਿਯੋ। ਇਕਨ ਧਰਮ ਕੋ ਰੂਪ ਸੁਧਾਰਿਯੋ। ੨੪। 


ਏਕੈ ਭੇਸ ਇੰਦੂ ਕੋ _ਕਿਯਾ। ਏਕਨ ਰੂਪ ਸੂਰਜ ਕੋ _ਲਿਯਾ। 
ਏਕਨ ਭੇਸ ਚੰਦੂ ਕੌ _ਧਾਰਿਯੋ। ਮਨਹੁ ਮਦਨ ਕੌ ਮਾਨ _ਉਤਾਰਿਯੋ। _੨੫। 
੭%#=ੜਾਲ਼ 
ਸਾਤ ਕੁਮਾਰੀ ਚਲੀ ਭੇਸ ਇਹ ਧਾਰਿ ਕੈ। 
ਵਾ ਰਾਜਾ ਕਹ ਦਰਸਨ ਦੀਯਾ _ਸੁਧਾਰਿ ਕੈ। 


ਸਾਤ ਸੁਤਾ ਰਾਜਾ ਹਮਰੀ ਏ ਬਰੁ _ਅਬੈ। 
ਹੋਂ ਰਾਜ ਪਾਟ ਪੁਨਿ ਕਰਹੁ ਜੀਤਿ ਖਲ ਦਲ _ਸਭੈ। ੨੬। 


ਚੱਪਾਣ? 
ਜਬ _ਰਾਜੈ ਉਨ ਰੂਪ _ਨਿਹਰਾ। ਸਟਪਟਾਇ _ਪਾਇਨ ਪਰ _ਪਰਾ। 
ਧਕ _ਧਕ ਅਧਿਕ ਹਿਹਿਦੈ ਤਿਹ ਭਈ। ਚਟਪਟ ਸਕਲ _ਬਿਸਰ ਸੁਧਿ ਗਈ। ੨੭। 


ਚਰਿਤ੍ਰ ਪਾਖਿਆਨ ੧੬੯ 


ਵੇਖ ਕੇ ਸਭ ਨਾਰੀਆਂ ਮੋਹਿਤ ਹੋ__ਰਹੀਆਂ _ਸਨ। 
ਸਭ ਗਹਿਣੇ, ਬਸਤੁ _ਅਤੇ ਰੇਸ਼ਮੀ ਦੁਪਟੇ ਛਿਣ ਵਿਚ _ਵਾਰ ਦਿੱਤੇ ਸਨ।੧੮। ਮਾਨੋ __ਹਿਰਨੀ 
ਮੰ ਰੀਝ ਹੋਵੇ 


ਸਾਰੀਆਂ ਇਸਤਰੀਆਂ _ਇਸ ਤਰ੍ਹਾਂ ਸੋਚ _ਰਹੀਆਂ ਸਨ ਅਤੇ ਨਜ਼ਰਾਂ ਟਿਕਾ ਕੇ ਰਾਜੇ 
ਵਲ ਵੇਖ ਰਹੀਆਂ ਸਨ। ਜਾਂ ਤਾਂ ਅਸੀਂ ਅਜ ਇਸ ਨੂੰ ਵਰ ਲਵਾਂਗੀਆਂ ਜਾਂ ਫਿਰ ਇਸੇ ਥਾਂ 
ਤੇ ਜਾਨ ਦੇ ਦਿਆਂਗੀਆਂ।੨੧। 
ਦੀਆਂ ਪੁੱਤਰੀਆਂ ਕਹਿੰਦੀਆਂ ਕਿ ਅਸੀਂ ਵਿਆਹ _ਕਰਾਂਗੀਆਂ। _ਯਕਸ਼ _ਅਤੇ _ਕਿੰਨਰਾਂ _ਦੀ 
ਜਾਈਆਂ ਕਹਿੰਦੀਆਂ ਕਿ ਅਸੀਂ ਪ੍ਰਾਪਤ _ਕਰਾਂਗੀਆਂ, ਨਹੀਂ ਤਾਂ ਪ੍ਰਿਯਿ ਲਈ ਆਪਣੀਆਂ ਜਾਨਾਂ 
ਦੇ ਦਿਆਂਗੀਆਂ।੨੨। 
ਦੰਹਰਾ 

ਯਕਸ਼, ਗੰਧਰਬ ਅਤੇ _ਕਿੰਨਰ ਇਸਤਰੀਆਂ ਉਸ ਦੀ ਸੂਰਤ ਨੂੰ ਵੇਖ ਕੇ ਵਿਕ ਗਈਆਂ। 
ਦੇਵਤਿਆਂ, ਦੈਂਤਾਂ, ਨਾਗਾਂ ਦੀਆਂ ਇਸਤਰੀਆਂ ਨੈਣਾਂ ਨਾਲ ਨੈਣ ਲਗਾ ਕੇ (ਟਿਕ 
ਗਈਆਂ)।੨੩। 
ਜੱਪਣਾ 

ਇਕ ਇਸਤਰੀ ਨੇ _ਵਿਸ਼ਣੂ ਦਾ ਰੂਪ ਧਾਰਨ _ਕੀਤਾ ਅਤੇ ਇਕ ਨੇ ਬ੍ਰਹਮਾ ਦਾ ਰੂਪ 
ਬਣਾਇਆ। ਇਕ ਇਸਤਰੀ ਨੇ ਰੁਦੂ ਦਾ ਰੂਪ ਧਾਰਿਆ ਅਤੇ ਇਕ ਨੇ ਧਰਮ ਰਾਜ ਦਾ ਰੂਪ 
ਸੰਵਾਰਿਆ।੨੪। 

ਇਕ ਨੇ ਇੰਦਰ ਦਾ ਭੇਸ ਬਣਾਇਆ ਅਤੇ ਇਕ ਨੇ ਸੂਰਜ ਦੀ ਸ਼ਕਲ ਸੰਵਾਰ ਲਈ। 
ਇਕ ਨੇ ਚੰਦੂਮਾ ਦਾ ਭੇਸ ਧਾਰਿਆ, ਮਾਨੋ _ਕਾਮ ਦੇਵ ਦਾ ਹੰਕਾਰ ਤੋੜ ਦਿੱਤਾ ਹੋਵੇ।੨੫। 


੭%/=ਲ 


ਸੱਤ ਕੁਮਾਰੀਆਂ ਇਸ ਪ੍ਰਕਾਰ ਦਾ ਰੂਪ ਧਾਰਨ _ਕਰ _ਕੇ ਚਲੀਆਂ ਅਤੇ ਉਸ ਰਾਜੇ ਨੂੰ 
ਚੰਗੀ ਤਰ੍ਹਾਂ ਦਰਸ਼ਨ _ਦਿੱਤਾ। (ਅਤੇ ਕਿਹਾ!) ਹੇ ਰਾਜਨ! ਸਾਡੀਆਂ ਇਨ੍ਹਾਂ _ਸੌਂਤ _ਪੁੱਤਰੀਆਂ 
ਨਾਲ ਹੁਣੇ ਵਿਆਹ ਕਰ ਲਵੋ ਅਤੇ ਫਿਰ ਸਾਰੇ ਵੈਰੀਆਂ ਦੇ ਦਲਾਂ ਨੂੰ ਜਿਤ ਕੇ _ਰਾਜ-ਪਾਟ 
ਕਰੋਂ ।੨੬। 
ਦੱਖਣ? 

ਜਦ ਰਾਜੇ ਨੇ ਉਨ੍ਹਾਂ ਦਾ ਰੂਪ ਵੇਖਿਆ ਅਤੇ ਤੁਰਤ ਪੈਰਾਂ ਉਤੇ ਪੈ ਗਿਆ। ਉਸ ਦੇ 


ਹਿਰਦੇ ਵਿਚ ਬਹੁਤ _ਧਕ _ਧਕ _ਹੋਣ ਲਗੀ ਅਤੇ _ਝਟਪਟ (ਉਸ ਦੀ) ਸਾਰੀ ਹੋਸ਼ ਗੁੰਮ ਹੋ 
ਗਈ।੨੭। 


੧੭0 


ਸੀ _ਦਸਮ-ਗ੍ੂੰਥ _ਸਾਹਿਬ 


ਧੀਰਜ _ਧਰਾ ਜਬੈ ਸੁਧਿ ਆਈ। _ਪੁਨਿ _ਪਾਇਨ _ਲਪਟਾਨਾ _ਧਾਈ। 
ਧੈਨਿ ਧੈਨਿ ਭਾਗ ਹਮਾਰੇ ਭਏ। ਸਭ _ਦੇਵਨ ਦਰਸਨ ਮੁਹਿ ਦਏ। ੨੮। 
ਦੰਹਰਾ” 
ਪਾਪੀ ਤੇ ਧਰਮੀ ਭਯੋ ਚਰਨ _ਤਿਹਾਰੇ _ਲਾਗ। 
ਰੰਕ ਹੁਤੋ ਰਾਜਾ ਭਯੋ _ਧੰਨ੍ਯ _ਹਮਾਰੇ _ਭਾਗ। _੨੯। 
ਚੱਪਾਣ? 


ਮੈ ਸੁਈ ਕਰੌ ਜੁ ਤੁਮ ਮੁਹਿ ਭਾਖੌ। ਚਰਨਨ ਧ੍ਯਾਨ ਤਿਹਾਰੇ ਰਾਖੋ। 
ਨਾਥ _ਸਨਾਥ _ਅਨਾਥਹਿ _ਕਿਯਾ। ਕ੍ਰਿਪਾ ਕਰੀ ਦਰਸਨ ਮੁਹਿ _ਦਿਯਾ। _੩0। 


ਚਲਿ ਕਰਿ ਤੀਰ ਨ੍ਰਿਪਤਿ ਕੇ ਆਈ। _ਕਹਿਯੋ ਆਜੁ ਮੁਹਿ ਬਰੋ ਇਹਾਈ। ੩੧ 
ਦੰਹਰਾ” 


ਯੌ ਜਬ ਤਿਨ ਉਚਰੇ ਬਚਨ ਕਛੁ _ਨ _ਲਹਾ _ਅਗ੍ਯਾਨ। 
ਤਿਹ ਕਹ ਤੁਰਤ ਬਰਤ ਭਯੋ ਬਚ _ਕਰਿ _ਸੁਰਨ ਪ੍ਰਮਾਨ। ੩੨। 


ਚੱਪਣਾ 
ਤਬ ਤਿਹ _ਨੌਰ _ਬਧਾਈ _ਬਾਜੀ। _ਸੁਰੀ ਆਸੁਰੀ ਜਹਾ _ਬਿਰਾਜੀ। 
ਜਛ _ਕਿੰਨ੍ਹਜਾ _ਜਹਾ _ਸੁਹਾਵੈ। _ਉਰਗਿ _ਗੰਧੂਬੀ _ਗੀਤਨ _ਗਾਵੈ। _੩੩। 


ਦੰਹਰਾ 
ਇਹ ਛਲ ਸੌ ਰਾਜਾ ਛਲਾ ਸਪਤ _ਕੁਅਰਿ ਤਿਹ ਨੌਰ। 
ਯਹ ਪੂਸੰਗ ਪੂਰਨ ਭਯੋ ਚਲੀ ਕਥਾ ਤਬ ਔਰ। ੩੪। 
ਭਾਤਿ _ਭਾਤਿ ਤਿਹ ਸੁੰਦਰੀ ਨ੍ਰਿਪ ਕਹ ਭਜ੍ਯੋ _ਸੁਧਾਰ। 
ਭਾਤਿ ਭਾਤਿ ਕ੍ਰੀੜਤ ਭਈ ਕੋਕ ਬਿਚਾਰ _ਬਿਚਾਰ। _੩੫। ੧। 
/ਈਤਾ ਗੰ ਗਾਰੇਤੂਹ` ਪਖ੍ਹਲਾਨੇ /ਤ੍ਰੇਯਾ ਯੰਰੇਤ੍ਹੇ ਮੰਤ ਭੂਪ ਨੰਲਾਦੇ ਦੋਇ ਐਂ ਛਪਨ ਯੰਰੇੜ੍ਹ ਸਆਪਤਨਾ 
ਗਤ ਨਨ ਸਤ/ ੨੦੬/ ੪੮੭੭/ #ਫਲ, / 


ਚੱਪਣਾ 
ਨੀਲ _ਕੇਤੁ _ਰਾਜਾ ਇਕ _ਭਾਰੋ। _ਪੁਹਪਵਤੀ ਜਿਹ _ਨਗਰੁਜਿਯਾਰੋਂ। 
ਮੌਜ੍ਰਿ ਬਚਿਤ੍ਰ ਤਵਨ ਕੀ ਦਾਰਾ। ਰਤਿ ਪਤਿ ਕੀ ਤ੍ਰਿਯ ਕੋ ਅਵਤਾਰਾ। _੧। 


ਸੀ _ਅਲਿਗੁੰਜ ਮਤੀ ਦੁਹਿਤਾ ਤਿਹ। ਛਬਿ ਜੀਤੀ ਸਸਿ ਪੁੰਜਨ ਕੀ ਜਿਹ। 
ਤੇਜ ਅਪਾਰ ਕਹਾ ਨਹਿ _ਜਾਈ। ਆਪੁ ਹਾਥ ਜਗਦੀਸ _ਬਨਾਈ। _੨। 


ਚਰਿਤ੍ਰ ਪਾਖਿਆਨ ੧੭੧ 


ਉਸ ਨੂੰ ਜਦ ਹੋਸ਼ ਆਈ ਤਾਂ ਧੀਰਜ ਧਾਰਨ ਕੀਤਾ ਅਤੇ ਫਿਰ (ਉਨ੍ਹਾਂ ਦੇ) ਚਰਨਾਂ 


ਪਕੜਨ ਲਈ ਅਗੇ _ਵਧਿਆ। (ਨਾਲ ਹੀ ਕਹਿਣ ਲਗਾ ਕਿ) ਮੇਰੇ ਧੰਨ ਭਾਗ ਹਨ 
ਸਾਰਿਆਂ ਦੇਵਤਿਆਂ ਨੇ ਮੈਨੂੰ ਦਰਸ਼ਨ ਦਿੱਤਾ ਹੈ।੨੮। 


3 ॥2੧੨ 


(ਮੈਂ) ਤੁਹਾਡੇ ਚਰਨਾਂ ਨਾਲ _ਲਗ ਕੇ ਪਾਪੀ ਤੋਂ ਧਰਮੀ ਹੋ ਗਿਆ ਹਾਂ। (ਮੈਂ) ਰੰਕ 
(ਨਿਰਧਨ) ਸਾਂ, (ਹੁਣ) ਰਾਜਾ ਬਣ ਗਿਆ ਹਾਂ। (ਸਚਮੁਚ)ਮੇਰੇ ਧੰਨ _ਭਾਗ _ਹਨ।੨੯। 
ਜੱਪਣਾ 

ਮੈਂ ਉਹੀ (ਕੰਮ) ਕਰਾਂਗਾ, ਜੋ ਤੁਸੀਂ ਮੈਨੂੰ _ਕਹੋਗੇ। (ਮੈਂ ਸਦਾ) ਤੁਹਾਡੇ ਚਰਨਾਂ ਵਿਚ 
ਧਿਆਨ ਰਖਾਂਗਾ। ਹੇ ਨਾਥ! (ਤੁਸੀਂ ਮੈਨੂੰ) ਅਨਾਥ ਤੋਂ _ਸਨਾਥ ਕਰ ਦਿੱਤਾ ਹੈ। ਕ੍ਰਿਪਾ ਕਰ ਕੇ 
ਮੈਨੂੰ ਦਰਸ਼ਨ _ਦਿੱਤਾ _ਹੈ।੩0। 

(ਰਾਜੇ ਦੀ) ਇਹ ਗੱਲ ਸੁਣ ਕੇ ਉਹ ਅਲੋਪ ਹੋਂ _ਗਈਆਂ ਅਤੇ (ਫਿਰ) ਸੱਤ _ਕੁਮਾਰੀਆਂ 
ਬਣ ਕੇ ਆ ਗਈਆਂ। ਉਹ ਚਲ ਕੇ ਰਾਜੇ ਕੋਲ ਆਈਆਂ ਅਤੇ ਕਹਿਣ ਲਗੀਆਂ ਕਿ ਅਜ 
ਸਾਡੇ ਨਾਲ ਇਥੇ _ਹੀ ਵਿਆਹ _ਕਰੋਂ।੩੧। 
ਦੰਹਰਾ 

ਜਦੋਂ ਉਨ੍ਹਾਂ _(ਕੁਮਾਰੀਆਂ) ਨੇ ਇਹ _ਬਚਨ _ਕਹੇ, (ਤਾਂ ਉਹ) ਮੂਰਖ _ਕੁਝ _ਨ__ਸਮਝ 
ਸਕਿਆ। ਦੇਵਤਿਆਂ ਦੇ ਬਚਨ ਨੂੰ ਪ੍ਰਮਾਣਿਤ ਮੰਨ ਕੇ ਉਨ੍ਹਾਂ ਨਾਲ ਤੁਰਤ ਵਿਆਹ ਕਰ 
ਲਿਆ।੩੨। 
ਜੱਪਣਾ 

ਤਦ ਉਸ ਸਥਾਨ ਉਤੇ ਵਧਾਈ ਦੇ ਵਾਜੇ ਵਜੇ ਜਿਥੇ ਦੇਵਤਿਆਂ ਅਤੇ ਦੈਂਤਾਂ ਦੀਆਂ 
ਇਸਤਰੀਆਂ ਬੈਠੀਆਂ ਹੋਈਆਂ _ਸਨ। _ਉਥੇ _ਯਕਸ਼ਾਂ ਅਤੇ _ਕਿੰਨਰਾਂ ਦੀਆਂ ਇਸਤਰੀਆਂ ਸੁਸ਼ੋਭਿਤ 
ਸਨ। _ ਸੱਪਾਂ ਅਤੇ _ਗੰਧਰਬਾਂ ਦੀਆਂ ਇਸਤਰੀਆਂ _ਗੀਤ _ਗਾ ਰਹੀਆਂ _ਸਨ।੩੩। 
ਦੰਹਰਾ 

ਇਸ ਤਰ੍ਹਾਂ ਉਥੇ (ਉਨ੍ਹਾਂ) ਸੈਂਤ ਕੁਮਾਰੀਆਂ ਨੇ ਰਾਜੇ ਨੂੰ ਛਲ ਲਿਆ। ਇਹ ਪ੍ਰਸੰਗ ਪੂਰਾ 
ਹੋ ਗਿਆ, ਹੁਣ ਹੋਰ ਕਥਾ _ਚਲੀ।੩੪। ਉਨ੍ਹਾਂ _ਸੁੰਦਰੀਆਂ ਨੇ ਰਾਜੇ ਨਾਲ ਭਾਂਤ ਭਾਂਤ ਦਾ ਭੋਗ 
ਕੀਤਾ _ਅਤੇ ਕੋਕ ਸ਼ਾਸਤਰ _(ਦੀਆਂ ਵਿਧੀਆਂ ਨੂੰ) ਵਿਚਾਰ ਵਿਚਾਰ ਕੇ ਕਈ ਪ੍ਰਕਾਰ _ਦੀਆਂ 
ਰਤੀ-ਕ੍ਰੀੜਾਵਾਂ _ਕੀਤੀਆਂ।੩੫। 

/ਏਥੋਂ ਗੰ ਗਰੇਤੂੱਪ/ਮਆਨ ਦੇ ਤੂਆ ਗਾਰੇਤਹ ਦੇ ਅੰਹਾ ਭੂਪ ਸੰਭਾਦ ਦੇ ੨੫੬ਵ' ਗਰੜ੍ਹ` ਦੀ ਸਮਘਤ 

ਨ ਲਭ _ਹੰ/ _੨੫੬/ ੪੮੨੭/ ਚਲਟਾ/ 


ਚੱਪਣਾ 

ਜਿਥੇ _ਪੁਹਪਵਤੀ ਨਗਰ _ ਸ਼ੋਭਦਾ ਸੀ (ਉਥੇ) ਨੀਲ ਕੇਤੁ ਨਾਂ ਦਾ ਇਕ ਵੱਡਾ ਰਾਜਾ 
ਸੀ। ਬਚਿਤ੍ਰ _ਮੌਜਰੀ ਉਸ _ਦੀ ਇਸਤਰੀ ਸੀ। (ਮਾਨੋ) ਕਾਮ ਦੇਵ ਦੀ ਪਤਨੀ ਰਤੀ ਦਾ ਹੀ 
ਅਵਤਾਰ ਹੋਵੇ।੧। 

ਉਸ ਦੀ ਪੁੱਤਰੀ ਦਾ ਨਾਂ ਅਲਿਗੁੰਜ ਮਤੀ ਸੀ ਜਿਸ ਨੇ ਚੰਦੁਮਾ ਦੇ _ਕਿਰਨ-ਜਾਲ ਦੀ 
ਛਬੀ ਨੂੰ ਜਿਤਿਆ ਹੋਇਆ ਸੀ। ਉਸ ਦੇ ਅਪਾਰ ਤੇਜ ਦਾ ਕਥਨ ਨਹੀਂ ਕੀਤਾ ਜਾ _ਸਕਦਾ। 
(ਇੰਜ ਪੁਤੀਤ ਹੁੰਦਾ ਸੀ ਮਾਨੋ) ਜਗਦੀਸ਼ ਨੇ ਖੁਦ ਬਣਾਇਆ ਹੋਵੇ।੨। 


੧੭੨ 


ਸੀ _ਦਸਮ-ਗ੍ੂੰਥ _ਸਾਹਿਬ 


ਸੀ ਮਨਿ ਤਿਲਕੁ _ਕੁਅਰ ਇਕ ਰਾਜਾ। ਰਾਜ ਪਾਟ ਵਾਹੀ ਕਹ ਛਾਜਾ। 
ਅਪੁਮਾਨ ਦੁਤਿ ਕਹੀ ਨ _ਜਾਈ। _ਲਖਿ _ਛੜਿ ਭਾਨ ਰਹਤ ਉਰਝਾਈ। _੩। 


/ਕੈਲੈ ਛੰਟਾ 
ਸੀ ਅਲਿਗੁੰਜ ਮਤੀ ਸਖਿ ਪੁੰਜ ਲੀਏ ਇਕ ਕੁੰਜ ਬਿਹਾਰਨ ਆਈ। 
ਰੂਪ ਅਲੋਕ ਬਿਲੋਕਿ ਮਹੀਪ ਕੋ _ਸੋਕ ਨਿਵਾਰਿ ਰਹੀ _ਉਰਝਾਈ। 
ਦੇਖਿ ਪੂਭਾ ਸਕੁਚੈ ਜਿਯ ਮੈ ਤਊ ਜੋਰਿ ਰਹੀ ਦ੍ਰਿਗ ਬਾਧਿ ਢਿਠਾਈ। 
ਧਾਮ ਗਈ ਮਨਹੁ ਆਹੀ _ਰਹਿਯੋ ਜਨੁ _ਜੂਪ ਹਰਾਇ ਜੁਆਰੀ ਕੀ _ਨ੍ਯਾਈ। ੪। 


ਧਾਮਨ ਜਾਇ ਸਖੀ ਇਕ ਸੁੰਦਰੀ ਨੈਨ ਕੀ _ਸੈਨਨ ਤੀਰ _ਬੁਲਾਈ। 
ਕਾਢ ਦਯੋ ਅਤਿ ਹੀ ਧਨ ਵਾ ਕਹ ਭਾਤਿ ਅਨੇਕਨ ਸੌ _ਸਮੁਝਾਈ। 
ਪਾਇ ਪਰੀ ਮਨੁਹਾਰਿ ਕਰੀ ਭੁੂਜ ਹਾਥ _ਧਰੀ _ਬਹੁਤੈ ਘਿਘਿਆਈ। 
ਮੀਤ ਮਿਲਾਇ ਕਿ ਮੋਹੁ ਨ ਪਾਇ ਹੈ ਜਿਯ ਜੁ ਹੁਤੀ ਕਹਿ ਤੋਹਿ ਸੁਨਾਈ। ੫। 


ਜੋਗਿਨ ਹੈ ਬਸਿ ਹੋ ਬਨ ਮੈ ਸਖਿ ਭੂਖਨ ਛੋਰਿ ਬਿਭੂਤਿ ਚੜੈ ਹੋ। 
ਅੰਗਨ ਮੈ _ਸਜਿਹੌ ਭਗਵੇ ਪਟ ਹਾਥ _ਬਿਥੈ ਗੜੂਆ ਗਹਿ ਲੈਹੌ। 
ਨੈਨਨ ਕੀ ਪੁਤਰੀਨ ਕੇ ਪਤਨ ਬਾਕੀ _ਬਿਲੋਕਨਿ ਮਾਗਿ ਅਘ ਹੋ। 
ਦੇਹਿ ਛੁਟੋ ਕ੍ਯੋ ਨ ਆਯੁ ਘਟੋ _ਪਿਯ ਐਸੀ ਘਟਾਨ ਮੈ ਜਾਨ ਨ ਦੈ ਹੋ। ੬। 


ਏਕਤੁ _ਬੋਲਤ _ਮੋਰ _ਕਰੋਰਿਨ ਦੂਸਰੇ _ਕੋਕਿਲ ਕਾਕੁ _ਹਕਾਰੈ। 

ਦਾਦਰ ਦਾਹਤ ਹੈ ਹਿਯ ਕੌ ਅਰੁ ਪਾਨੀ ਪਰੈ ਛਿਤ ਮੇਘ ਫੁਹਾਰੈ। 
ਝਿੰਗੂ _ਕਰੈ _ਝਰਨਾ ਉਰ ਮਾਝ ਕ੍ਰਿਪਾਨ ਕਿ _ਬਿਦਲਤਾ _ਚਮਕਾਰੈ। 
ਪ੍ਰਾਨ ਬਚੇ ਇਹ ਕਾਰਨ ਤੇ ਪਿਯ ਆਸ ਲਗੈ ਨਹਿ ਆਜ _ਪਧਾਰੈ। _੭। 


੭%/=ਤਲ 
ਅਤਿ _ਬ੍ਯਾਕੁਲ ਜਬ _ਕੁਅਰਿ _ਸੁਘਰਿ ਸਹਚਰਿ _ਲਹੀ। 
ਕਾਨ ਲਾਗਿ ਕੋ ਬਾਤ _ਬਿਹਸਿ ਐਸੇ ਕਹੀ। 
ਚਤੁਰਿ _ਦੂਤਿਕਾ ਤਹ _ਇਕ _ਅਬੈ _ਪਠਾਇਯੈ। 
ਹੋ ਸੀ ਮਨਿ ਤਿਲਕ ਕੁਅਰ ਕੌ ਭੇਦ ਮੰਗਾਇਯੈ। ੮। 


ਸੁਨਤ ਮਨੋਹਰ ਬਾਤ _ਅਧਿਕ _ਮੀਠੀ _ਲਗੀ। 

ਬਿਰਹਿ ਅਗਨਿ ਕੀ ਜ੍ਰਾਲ ਕੁਅਰਿ ਕੇ _ਜਿਯ _ਜਗੀ। 
ਚਤੁਰਿ ਸਖੀ ਇਕ ਬੋਲਿ _ਪਠਾਈ ਮੀਤ _ਤਨ। 

ਹੋ ਜਿਯ ਜਾਨੀ ਮੁਹਿ ਰਾਖਿ ਜਾਨਿ ਪਿਯ ਪ੍ਰਾਨ ਧਨ। ੯। 


ਚਰਿਤ੍ਰ ਪਾਖਿਆਨ ੧੭੩ 


ਕੁੰਵਰ ਤਿਲਕ ਮਨਿ ਨਾਂ ਦਾ ਇਕ ਰਾਜਾ ਸੀ। ਰਾਜ-ਪਾਟ ਉਸੇ ਨੂੰ ਫਬਦਾ 
ਦੀ) ਅਨੂਪਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। (ਉਸ ਦੀ) ਛਬੀ ਨੂੰ ਵੇਖ ਕੇ 
ਸੂਰਜ _ਵੀ ਉਲਝ _ਜਾਂਦਾ _ਸੀ।੩। 
/ਕੈਲੰ ਛੰਦ 

ਅਲਿਗੁੰਜ ਮਤੀ (ਆਪਣੀਆਂ) _ਸਖੀਆਂ ਦੀ ਟੋਲੀ ਨਾਲ _(ਬੇਲ _ਬੂਟੀਆਂ ਨਾਲ ਸੱਜੀ 
ਹੋਈ) ਇਕ 'ਕੁੰਜ” (ਭਾਵ ਬਾਗ਼ੀਚੇ) ਵਿਚ ਵਿਚਰਨ ਲਈ 


ਰੂਪ ਵੇਖ ਕੇ (ਮਨ ਦੇ) ਦੁਖ ਨੂੰ ਦੂਰ ਕਰਦੀ ਹੋਈ ਮੋਹਿਤ ਹੋ ਗਈ। ਉਸ ਦੀ ਸੁੰਦਰਤਾ ਨੂੰ 
ਵੇਖ ਕੇ ਮਨ ਵਿਚ ਸ਼ਰਮਾਈ, ਪਰ ਫਿਰ ਵੀ ਢੀਠ ਬਣ ਕੇ (ਉਸ ਨਾਲ) ਅੱਖਾਂ _ਲੜਾਂਦੀ 
ਰਹੀ। (ਉਹ) ਘਰ ਚਲੀ ਗਈ, ਪਰ ਮਨ ਉਥੇ ਹੀ ਰਿਹਾ, ਮਾਨੋ ਹਾਰੇ ਹੋਏ ਜੁਆਰੀਏ ਵਾਂਗ 


(ਮਨ ਰੂਪ ਧਨ ਉਥੇ ਹੀ ਰਹਿ ਗਿਆ)।੪। 

(ਉਸ) ਸੁੰਦਰੀ ਨੇ ਘਰ ਜਾ ਕੇ ਔਖ ਦੇ ਇਸ਼ਾਰੇ ਨਾਲ ਇਕ ਸਖੀ ਨੂੰ ਕੋਲ ਬੁਲਾਇਆ। 
(ਉਸ ਨੂੰ) ਬਹੁਤ ਸਾਰਾ ਧਨ ਕਢ ਕੇ ਦਿੱਤਾ ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ _ਸਮਝਾਇਆ। 
(ਉਸ ਦੇ) ਪੈਰੀਂ ਪਈ, ਮਿੰਨਤਾਂ ਕੀਤੀਆਂ ਅਤੇ ਭੁਜਾਵਾਂ ਉਤੇ ਹੱਥ ਰਖੇ ਅਤੇ ਬਹੁਤ 
ਗਿੜਗਿੜਾਈ ਕਿ ਮੈਨੂੰ ਮਿਤਰ ਮਿਲਾ ਦੇ, ਨਹੀਂ ਤਾਂ ਮੈਨੂੰ ਨਹੀਂ ਪਾਏਂਗੀ। ਜੋ _(ਗੌਲ) ਮੇਰੇ 
ਮਨ ਵਿਚ ਸੀ, ਤੈਨੂੰ ਕਹਿ ਦਿੱਤੀ ਹੈ।੫। 

ਹੇ ਸਖੀ! ਮੈਂ _ਜੋਗਣ ਹੋ ਕੇ ਬਨ ਵਿਚ ਵਿਚਰਾਂਗੀ ਅਤੇ ਗਹਿਣਿਆਂ ਨੂੰ ਉਤਾਰ ਕੇ 
ਵਿਭੂਤੀ _(ਧੂਣੇ ਦੀ ਸੁਆਹ) ਮਲ _ਲਵਾਂਗੀ। _ਸ਼ਰੀਰ ਉਤੇ _ਭਗਵੇ _ਕਪੜੇ ਸਜਾ _ਲਵਾਂਗੀ ਅਤੇ 
ਹੱਥ ਵਿਚ _ਗੜਵਾ ਫੜ __ਲਵਾਂਗੀ। _ਔਖਾਂ ਦੀਆਂ _ਪੁਤਲੀਆਂ ਦੇ ਪਾਤਰ (ਬਰਤਨ, _ਖੱਪਰ) 
(ਬਣਾ _ਲਵਾਂਗੀ) ਅਤੇ ਉਸ _ਦੀ ਬਾਂਕੀ _ਵੇਖਣੀ ਨੂੰ ਭਿਖਿਆ (ਵਜੋਂ _ਗੁਹਿਣ ਕਰ ਕੇ) ਰਜ 
ਜਾਵਾਂਗੀ। ਮੇਰੀ ਭਾਵੇਂ ਦੇਹ ਕਿਉਂ ਨ ਛੁਟ ਜਾਏ ਅਤੇ ਉਮਰ _ਘਟ ਜਾਵੇ, ਪਰ ਅਜਿਹੀਆਂ 
ਘੜੀਆਂ ਵਿਚ _ਵੀ (ਸੈਂ) ਜਾਣ ਨਹੀਂ _ਦੇਵਾਂਗੀ।੬। 

ਇਕ ਤਾਂ ਕਰੋੜਾਂ ਮੋਰ ਬੋਲ ਰਹੇ ਹਨ ਅਤੇ ਦੂਜੇ ਕੋਇਲਾਂ ਅਤੇ ਕਾਂ ਕੂਕਾਂ ਮਾਰ ਰਹੇ 
ਹਨ। ਡੌਡੂਆਂ (ਦੀ ਟਰਾਂ ਟਰਾਂ) ਹਿਰਦੇ ਨੂੰ ਸਾੜ ਰਹੀ ਹੈ। _ਬਦਲਾਂ ਤੋਂ ਪਾਨੀ ਦੀ ਫੁਹਾਰ 
ਧਰਤੀ ਉਤੇ ਪੈ ਰਹੀ ਹੈ। _ਝੀਂਗਰ ਹਿਰਦੇ ਵਿਚ ਛੇਕ ਕਰਦੇ ਹਨ ਅਤੇ ਬਿਜਲੀ ਕ੍ਰਿਪਾਨ 
ਵਾਂਗ ਚਮਕਦੀ ਹੈ। (ਮੇਰੇ) ਪ੍ਰਾਣ ਇਸ ਕਰ ਕੇ ਬਚੇ ਹਨ ਕਿ ਪ੍ਰਿਯ (ਦੇ ਆਣ) ਦੀ ਆਸ 
ਲਗੀ ਹੋਈ ਹੈ (ਪਰ _ਪ੍ਿਯ) ਅਜ ਤਕ ਨਹੀਂ ਆਏ।੭। 
੭%#ਤੜਾਲ਼ 


ਜਦ ਉਸ ਸੁਘੜ _ਸਖੀ ਨੇ ਕੁਮਾਰੀ ਨੂੰ ਅਤਿ ਵਿਆਕੁਲ _ਵੇਖਿਆ ਤਾਂ ਕੰਨ _ਨਾਲ 
ਲਗ ਕੇ ਹੱਸ ਕੇ ਗੱਲ ਕਹੀ ਕਿ ਹੁਣੇ ਇਕ ਚਾਲਾਕ ਦੂਤੀ ਉਸ ਕੋਲ ਭੇਜੋ ਅਤੇ ਕੁੰਵਰ 
ਤਿਲਕ ਮਨਿ ਨੂੰ ਭੇਦ (ਸਮਝਾ ਕੇ) ਮੰਗਵਾ _ਲਵੋ।੮। 


ਅਜਿਹੀ ਮਨੋਹਰ ਗੱਲ ਸੁਣ ਕੇ (ਕੁਮਾਰੀ ਨੂੰ) ਚੰਗੀ ਲਗੀ ਅਤੇ ਵਿਯੋਗ _ਦੀ ਅੰਗ 
ਕੁਮਾਰੀ ਦੇ ਹਿਰਦੇ ਵਿਚ ਮਚ ਪਈ। ਇਕ _ਚਾਲਾਕ ਸਖੀ ਨੂੰ ਬੁਲਾ ਕੇ ਮਿਤਰ ਵਲ ਭੇਜਿਆ। 
(ਅਤੇ _ਕਹਿ _ਭੇਜਿਆ--) ਹੇ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ! ਮੇਰੇ ਪ੍ਰਾਣ ਰੂਪ ਪਿਆਰੇ 
ਧਨ ਨੂੰ ਰਖ ਲੈ (ਭਾਵ ਬਚਾ _ਲੈ)।੯। 


੧੭੪ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਸੁਨਤ _ਬਚਨ _ਸਹਚਰਿ _ਚਤੁਰਿ _ਤਹਾ ਪਹੂਚੀ _ਜਾਇ। 
ਜਹ ਮਨਿ ਤਿਲਕ ਨ੍ਰਿਪਤਿ ਚੜਾ _ਆਖੇਟਕਹਿ _ਬਨਾਇ। _੧0। 
ਚੱਪਾਣ? 
ਸਹਚਰਿ _ਤਹਾ _ਪਹੂੰਚਿਤ _ਭਈ। _ਨ੍ਰਿਪ ਆਗਮਨ _ਜਹਾ ਸੁਨਿ _ਲਈ। 
ਅੰਗ _ਅੰਗ _ਸੁਭ _ਸਜੇ _ਸਿੰਗਾਰਾ। ਜਨੁ _ਨਿਸਪਤਿ _ਸੌਭਿਤ ਜੁਤ _ਤਾਰਾ। _੧੧। 


ਸੀਸ ਫੂਲ ਸਿਰ ਪਰ ਤ੍ਰਿਯ ਝਾਰਾ। ਕਰਨ ਫੂਲ ਦੁਹੂੰ ਕਰਨ ਸੁ ਧਾਰਾ। 
ਮੋਤਿਨ ਕੀ ਮਾਲਾ ਕੋ ਧਰਾ। ਮੋਤਿਨ ਹੀ ਸੋ ਮਾਗਹਿ _ਭਰਾ। ੧੨। 


ਸਭ _ਭੂਖਨ ਮੋਤਿਨ ਕੇ ਧਾਰੇ। ਜਿਨ ਮਹਿ ਬਜੂ ਲਾਲ ਗੁਹਿ ਡਾਰੇ। 
ਨੀਲ _ਹਰਿਤ ਮਨਿ ਪ੍ਰੋਈ ਭਲੀ। ਜਨੁ `ਤੇ ਹਸਿ ਉਡਗਨ ਕਹ __ਚਲੀ। _੧੩। 


ਜਬ ਰਾਜੈ ਵਾ ਤ੍ਰਿਯ ਕੋ ਲਹਾ। ਮਨ ਮਹਿ ਅਧਿਕ ਚਕ੍ਰਿਤ ਹ੍ਹੈ ਰਹਾ। 
ਦੇਵ _ਅਦੇਵ _ਜਛ _ਗੰਧ੍ਰਬਜਾ। _ਨਰੀ _ਨਾਗਨੀ _ਸੁਰੀ _ਪਰੀਜਾ। _੧੪। 


ਦੰਹਾਰਾ 
ਨ੍ਿਪ ਚਿਤ੍ਯੋ ਇਹ ਪੂਛੀਯੈ ਕ੍ਯੋ ਆਈ ਇਹ ਦੇਸ। 
ਸੂਰਸੁਤਾ ਕੈ ਚੰਦੂਜਾ ਕੈ ਦੁਹਿਤਾ _ਅਲਿਕੇਸ। _੧੫। 


ਚੱਪਲਾਂ 


ਚਲਿਯੋ ਚਲਿਯੋ ਤਾ ਕੇ ਤਟ ਗਯੋ। ਲਖਿ ਦੁਤਿ ਤਿਹ ਅਤਿ _ਰੀਝਤ ਭਯੋ। 
ਰੂਪ _ਨਿਰਖਿ _ਰਹਿਯੋ ਉਰਝਾਈ। _ਕਵਨ ਦੇਵ ਦਾਨੋ ਇਹ _ਜਾਈ। _੧੬। 


ਮੋਤਿਨ ਮਾਲ ਬਾਲ _ਤਿਨ ਲਈ। _ਜਿਹ ਭੀਤਰਿ _ਪਤਿਯਾ _ਗੁਹਿ ਗਈ। 
ਕਹਿਯੋ ਕਿ ਜੈਸੀ ਮੁਝਹਿ _ਨਿਹਾਰਹੁ। ਤੈਸਿਯੈ ਤਿਹ ਨ੍ਰਿਪ ਸਹਸ _ਬਿਚਾਰਹੁ। _੧੭। 


ਚੱਪਾਣ? 
ਲਾਲ ਮਾਲ ਕੌ ਬਹੁਰਿ _ਨਿਕਾਰਾ। _ਪਤਿਯਾ _ਛੋਰਿ _ਬਾਚਿ ਸਿਰ ਝਾਰਾ। 
ਜੋ ਸਰੂਪ ਦੀਯੋ ਬਿਧਿ ਯਾ_ਕੇ। ਤੈਸੀ ਸੁਨੀ ਸਾਤ ਸਤ ਵਾ ਕੇ। ੧੯। 


ਚਰਿਤ੍ਰ ਪਾਖਿਆਨ ੧੭੫ 


ਦੰਹਰਾ” 

(ਕੁਮਾਰੀ ਦੇ) ਬਚਨ ਸੁਣ ਕੇ ਚਤੁਰ ਸਖੀ ਉਥੇ ਜਾ ਪਹੁੰਚੀ ਜਿਥੇ ਤਿਲਕ ਮਨਿ ਰਾਜਾ 
ਸ਼ਿਕਾਰ ਲਈ ਚੜ੍ਹਿਆ ਹੋਇਆ ਸੀ।੧0। 
ਚੱਪਾਣ 

ਸਖੀ ਉਥੇ ਜਾ ਪਹੁੰਚੀ ਜਿਥੇ ਰਾਜੇ ਦੇ ਆਉਣ ਬਾਰੇ ਸੁਣ ਲਿਆ _ਸੀ। (ਸਖੀ ਦੇ) 
ਅੰਗ _ਅੰਗ ਸੁੰਦਰ ਸ਼ਿੰਗਾਰ ਨਾਲ ਸੌਜੇ ਹੋਏ ਸਨ। (ਇੰਜ ਲਗਦਾ ਸੀ) ਮਾਨੋ ਤਾਰਿਆਂ ਵਿਚ 
ਚੰਦੂਮਾ ਸ਼ੋਭਦਾ ਹੋਵੇ।੧੧। 

ਇਸਤਰੀ ਨੇ _ਸਿਰ _ਉਤੇ _ਚੌਕ ਸਜਾਇਆ ਹੋਇਆ ਸੀ। ਕੰਨਾਂ ਵਿਚ ਦੋ _ਕਰਨ-ਫੂਲ 
ਧਾਰਨ ਕੀਤੇ ਹੋਏ ਸਨ। ਮੋਤੀਆਂ ਦੀ ਮਾਲਾ ਪਾਈ ਹੋਈ ਸੀ ਅਤੇ ਮੋਤੀਆਂ ਨਾਲ ਹੀ _ਮਾਂਗ 
ਭਰੀ ਹੋਈ ਸੀ _(ਭਾਵ-ਮੀਢੀਆਂ _ਵਿਚ ਮੋਤੀ ਗੁੰਦੇ ਹੋਏ _ਸਨ)।੧੨। 

(ਉਸ ਨੇ) ਸਾਰੇ _ਗਹਿਣੇ ਮੋਤੀਆਂ ਦੇ ਹੀ ਪਾਏ ਹੋਏ ਸਨ ਜਿਨ੍ਹਾਂ ਵਿਚ ਲਾਲ ਹੀਰੇ 
(“ਬਜੂ”) ਗੁੰਦੇ ਹੋਏ _ਸਨ। _ਨੀਲੀਆਂ _ਅਤੇ _ਹਰੀਆਂ _ਮਣੀਆਂ _ਚੰਗੀ ਤਰ੍ਹਾਂ _ਪਰੋਈਆਂ _ਹੋਈਆਂ 
ਸਨ। _ (ਇੰਜ _ਲਗਦਾ _ਸੀ) ਮਾਨੋ _ਹੌਸ ਕੇ ਤਾਰਿਆਂ _ਕੋਲ ਚਲੀਆਂ _ਹੋਣ।੧੩। 

ਜਦ ਰਾਜੇ ਨੇ ਉਸ ਇਸਤਰੀ ਨੂੰ _ਵੇਖਿਆ। (ਤਾਂ) ਮਨ ਵਿਚ ਬਹੁਤ ਹੈਰਾਨ ਹੋ 
ਗਿਆ। (ਰਾਜਾ ਸੋਚੀਂ ਪੈ ਗਿਆ ਕਿ) ਕੀ ਇਹ ਦੇਵ, ਦੈੱਤ, ਯਕਸ਼ ਜਾਂ ਗੰਧਰਬ ਕੰਨਿਆ ਹੈ, 
ਅਥਵਾ _ਨਰੀ, _ਨਾਗਨੀ, _ਸੁਰੀ ਜਾਂ ਪਰੀ ਦੀ ਜਾਈ ਹੈ।੧੪। 
ਦੰਹਰ” 


ਰਾਜੇ ਨੇ ਇਹ ਸੋਚਿਆ ਕਿ ਇਸ ਨੂੰ ਪੁਛਿਆ ਜਾਵੇ ਕਿ ਇਸ ਦੇਸ ਵਿਚ ਕਿਸ ਲਈ 
ਆਈ ਹੈ। ਕੀ ਇਹ ਸੂਰਜ ਦੀ ਪੁੰਤਰੀ, ਜਾਂ _ਚੰਦੂਮਾ ਦੀ ਧੀ ਜਾਂ _ਕੁਬੇਰ ਦੀ ਲੜਕੀ ਹੈ।੧੫। 
ਚੱਪਾਣ 

(ਹਜ ਚਲਦੀ “ਕਦੀ ਬਲ “ਦੀ ਦਲ ਜੀ ਰਜਤ ਜਿ -ਉਨਿ ਦੀ ਹਜ 4 
ਵੇਖ ਕੇ ਮੋਹਿਤ ਹੋ _ਗਿਆ। ਉਸ ਦਾ ਰੂਪ ਵੇਖ ਕੇ ਅਟਕ ਗਿਆ (ਅਤੇ ਸੋਚਣ ਲਗਾ ਕਿ) 
ਇਹ ਕਿਸ ਦੇਵਤੇ ਜਾਂ ਦੈਂਤ ਦੀ ਪੈਦਾ ਕੀਤੀ ਹੋਈ ਹੈ।੧੬। 

ਉਸ ਇਸਤਰੀ ਨੇ ਮੋਤੀਆਂ ਦੀ ਮਾਲਾ ਲਈ ਹੋਈ ਸੀ, ਜਿਸ ਵਿਚ ਉਹ ਚਿੱਠੀ ਗੁੰਦ 
ਕੇ ਲੈ ਗਈ ਸੀ। (ਕਹਿਣ ਲਗੀ ਕਿ) ਜਿਹੋ ਜਿਹੀ (ਤੁਸੀਂ) ਮੈਨੂੰ ਵੇਖਦੇ ਹੋ, ਹੇ ਰਾਜਨ! ਉਸ 
ਨੂੰ ਮੇਰੇ _ਨਾਲ _ਹਜ਼ਾਰ ਗੁਣਾਂ ਅਧਿਕ (ਸੁੰਦਰ) _ਸਮਝੋਂ।੧੭। 


ਸਭ ਤਰ੍ਹਾਂ ਨਾਲ ਮੋਹਿਤ ਹੋ 
ਦੇ ਨਾਲ ਚਲ _ਪਿਆ।੧੮। 


(ਰਾਜੇ ਨੇ) ਫਿਰ ਲਾਲਾਂ ਦੀ ਮਾਲਾ ਨੂੰ ਕਢਿਆ (ਅਤੇ ਉਸ ਵਿਚੋਂ) ਚਿੱਠੀ ਖੋਲ ਕੇ 


ਪੜ੍ਹੀ ਅਤੇ ਸਿਰ ਨੂੰ _ਹਿਲਾਇਆ। (ਉਸ ਨੇ ਸੋਚਿਆ) ਜੋ ਸਰੂਪ ਵਿਧਾਤਾ ਨੇ ਇਸ (ਇਸਤਰੀ) 
ਨ ਹੈ, ਅਜਿਹੀਆਂ ਉਸ ਕੋਲ ਸੱਤ ਸੌ _ਸੁਣੀਂਦੀਆਂ _ਹਨ।੧੯। 


੧੭੬ 


ਸੀ _ਦਸਮ-ਗ੍ੂੰਥ _ਸਾਹਿਬ 


ਕਿਹ ਬਿਧਿ ਵਾ ਕੋ ਰੂਪ ਨਿਹਾਰੌ। ਸਫਲ ਜਨਮ _ਕਰਿ _ਤਦਿਨ ਬਿਚਾਰੋ। 
ਜੋ ਐਸੀ ਭੇਟਨ ਕਹ ਪਾਊ। ਇਨ ਰਾਨਿਨ ਫਿਰਿ ਮੁਖ ਨ ਦਿਖਾਊ। ੨0। 
ਵਹੀ ਬਾਟ ਤੇ ਉਹੀ _ਸਿਧਾਯੋ। _ਤਵਨਿ _ਤਰੁਨਿ ਕਹ _ਰਥਹਿ _ਚੜਾਯੋ। 
ਚਲਤ ਚਲਤ _ਆਵਤ _ਭਯੋ __ਤਹਾ। ਅਬਲਾ _ਮਗਹਿ _ਨਿਹਾਰਤ _ਜਹਾ। _੨੧। 
ਦੰਹਰਾ 
ਰਾਜ ਸਾਜ ਸਭ _ਤ੍ਯਾਗਿ ਕਰਿ ਭੇਖ _ਅਤਿਥ _ਬਨਾਇ। 
ਤਵਨਿ ਝਰੋਖਾ ਕੇ ਤਰੇ ਬੈਠਿਯੋ ਧੂੰਆ ਲਾਇ। _੨੨। 
ਚੱਪਣਾ 
ਰਾਜ ਸੁਤਾ _ਭਿਛਾ ਲੈ ਆਵੈ। ਤਾ ਕਹ ਅਪਨੇ ਹਾਥ _ਜਿਵਾਵੈ। 
ਨਿਸਿ ਕਹ ਲੋਗ ਜਬੈ ਸ੍ਰੈ ਜਾਹੀ। _ਲਪਟਿ _ਲਪਟਿ ਦੋਊ ਭੋਗ _ਕਮਾਹੀ। ੨੩। 
ਇਹ ਬਿਧਿ ਕੁਅਰਿ ਅਧਿਕ ਸੁਖ _ਲੀਏ। ਸਭ ਹੀ ਲੋਗ ਬਿਸ੍ਹਾਸਿਤ ਕੀਏ। 
ਅਤਿਥ ਲੋਗ _ਕਹਿ ਤਾਹਿ _ਬਖਾਨੈ। ਰਾਜਾ ਕਰਿ ਕੋਊ ਨ ਪਛਾਨੈ। _੨੪। 


ਇਕ ਦਿਨ _ਕੁਅਰਿ ਪਿਤਾ ਪਹਿ _ਗਈ। _ਬਚਨ ਕਠੋਰ _ਬਖਾਨਤ _ਭਈ। 
ਕੋਪ ਬਹੁਤ ਰਾਜਾ ਤਬ _ਭਯੋ। ਬਨ _ਬਾਸਾ ਦੁਹਿਤਾ ਕਹ ਦਯੋ। ੨੫। 
ਸੁਨ ਬਨਬਾਸ ਪ੍ਰਗਟਿ ਅਤਿ ਰੋਵੈ। ਚਿਤ ਕੇ ਬਿਖੈ ਸਕਲ ਦੁਖ ਖੋਵੈ। 
ਸਿਧਿ ਕਾਜ ਮੋਰਾ ਪੁਭੂ _ਕੀਨਾ। _ਤਾਤ _ਹਮੈ ਬਨ _ਬਾਸਾ _ਦੀਨਾ। ੨੬। 


ਸਿਵਕਨ ਸੰਗ _ਇਮਿ ਰਾਜ _ਉਚਾਰੋ। ਏਹ ਕੰਨ੍ਯਾ ਕਹ _ਬੇਗਿ ਨਿਕਾਰੋਂ। 
ਜਹ ਬਨ ਹੋਇ ਘੋਰ _ਬਿਕਰਾਲਾ। ਤਿਹ ਇਹ _ਛਡ ਆਵਹੁ _ਤਤਕਾਲਾ। _੨੭। 


ਲੈ ਸੇਵਕ ਤਿਤ ਸੰਗ ਸਿਧਾਏ। ਤਾ ਕੋ ਬਨ ਭੀਤਰ ਤਜਿ ਆਏ। 
ਵਹ ਰਾਜਾ ਆਵਤ ਤਹ ਭਯੋ। ਤਹੀ ਤਵਨਿ ਤੇ ਆਸਨ ਲਯੋ। _੨੮। 


ਦ੍ਰਿੜ _ਰਤਿ ਪੁਥਮ ਤਵਨ ਸੌ ਕਰੀ। _ਭਾਤਿ _ਭਾਤਿ ਕੈ ਭੋਗਨ _ਭਰੀ। 


੮ 


ਹੈ ਆਰੂੜਤ _ਪੁਨਿ _ਤਿਹ _ਕੀਨਾ। ਨਗਰ ਅਪਨ _ਕੋ ਮਾਰਗ _ਲੀਨਾ। ੨੯। ੧। 


/ਏਤਾ ਹਾੰ ਲਾਰਾ ੫ਖ੍ਹਯਾਨੇ ,ਤੈਲਾ ਲਾਰਤ੍ਹੇ ਮੰਨੀ ਝੂਪ ਅੰਠਾਦੇ ਛੋਟ ਐਂ ਸ਼ਤਾਵਨ ਲਾਰੇਤ੍ਰ ਸ਼ਮਪਤਨ 


ਡਾ ਲ਼ਭਆ ਸਤ? ੨੫੭/ ੪੮੦੬/ %#ਫਲ,/ 


ਚੱਪਾਣ? 
ਹੰਸਾ ਧੁਜ ਰਾਜਾ ਇਕ _ਸੁਨਿਯਤ। ਬਲ ਪ੍ਰਤਾਪ ਜਿਹ ਅਤਿ ਜਗ _ਗੁਨਿਯਤ। 
ਕੇਸੋਤਮਾ ਧਾਮ ਤਿਹ ਨਾਰੀ। ਜਾ ਸਮ ਸੁਨੀ ਨ ਨੈਨ ਨਿਹਾਰੀ। ੧। 


ਹੰਸ ਮਤੀ ਤਿਹ ਗ੍ਰਿਹ ਦੁਹਿਤਾ ਇਕ। _ਪੜੀ _ਬ੍ਯਾਕਰਨ ਕੋਕ _ਸਾਸਤ੍ਰ _ਨਿਕ। 
ਤਾ ਸਮ ਅਵਰ ਨ ਕੋਊ ਜਗ ਮੈ। ਥਕਿਤ ਰਹਿਤ ਨਿਰਖਤ ਰਵਿ ਮਗ ਮੈ। ੨। 


ਚਰਿਤ੍ਰ ਪਾਖਿਆਨ ੧੭੭ 


ਉਸ ਦਾ ਸਰੂਪ ਕਿਸ ਤਰ੍ਹਾਂ ਵੇਖਾਂ ਅਤੇ ਉਸ ਦਿਨ ਤੋਂ ਆਪਣਾ ਜੀਵਨ ਸਫਲ _ਸਮਝਾਂ। 
ਜੇ ਅਜਿਹੀ (ਇਸਤਰੀ) ਮਿਲ ਜਾਵੇ, ਤਾਂ ਇਨ੍ਹਾਂ ਰਾਣੀਆਂ ਨੂੰ ਫਿਰ ਮੁਖ ਵੀ ਨ ਵਿਖਾਵਾਂ।੨0। 


ਉਸੇ ਰਸਤੇ ਉਸ ਵਲ ਚਲ ਪਿਆ ਅਤੇ ਉਸ ਇਸਤਰੀ ਨੂੰ ਰਥ ਉਤੇ ਚੜ੍ਹਾ _ਲਿਆ। 
ਚਲਦਾ ਚਲਦਾ ਉਥੇ ਆ ਗਿਆ ਜਿਥੇ (ਉਹ) ਇਸਤਰੀ ਵਾਟ _ਜੋਹ ਰਹੀ _ਸੀ।੨੧। 
ਦੰਹਾਰਾ 

(ਰਾਜੇ ਨੇ) ਸਾਰਾ _ਰਾਜ-ਸਾਜ ਛਡ ਕੇ ਜੋਗੀ ਦਾ ਭੇਖ ਬਣਾ ਲਿਆ ਅਤੇ ਉਸ ਦੇ 
ਝਰੋਖੇ ਹੇਠਾਂ _ਧੂੰਣੀ ਰਮਾ ਕੇ ਬੈਠ _ਗਿਆ।੨੨। 
ਦੱਖਣ? 

ਰਾਜ-ਪੁੱਤਰੀ ਭਿਖਿਆ ਲੈ ਕੇ ਆਉਂਦੀ ਅਤੇ _ਉਸ ਨੂੰ ਆਪਣੇ ਹੱਥ ਨਾਲ ਖਵਾਉਂਦੀ। 
ਰਾਤ ਨੂੰ ਜਦ ਸਾਰੇ ਲੋਕ ਸੌਂ ਜਾਂਦੇ ਤਾਂ ਲਿਪਟ _ਲਿਪਟ ਕੇ ਦੋਵੇਂ ਭੋਗ _ਕਰਦੇ।੨੩। 

ਇਸ ਤਰ੍ਹਾਂ ਨਾਲ ਕੁਮਾਰੀ ਨੇ _ਬਹੁਤ ਸੁਖ ਪ੍ਰਾਪਤ _ਕੀਤੇ ਅਤੇ _ਸਾਰਿਆਂ ਲੋਕਾਂ ਨੂੰ 
ਵਿਸ਼ਵਸਤ ਕਰ ਦਿੱਤਾ। ਸਾਰੇ ਲੋਕ ਉਸ ਨੂੰ ਜੋਗੀ ਕਹਿੰਦੇ ਸਨ ਅਤੇ ਰਾਜੇ ਵਜੋਂ (ਉਸ ਨੂੰ) 
ਕੋਈ ਵੀ ਨਹੀਂ ਪਛਾਣਦਾ _ਸੀ।੨੪। 

ਇਕ ਦਿਨ ਕੁਮਾਰੀ ਪਿਤਾ ਕੋਲ ਗਈ (ਅਤੇ ਉਸ ਨੂੰ) ਕਠੋਰ ਬਚਨ ਕਹਿਣ _ਲਗੀ। 
ਤਦ ਰਾਜਾ ਬਹੁਤ ਗੁੱਸੇ ਹੋ ਗਿਆ ਅਤੇ ਪੁੱਤਰੀ ਨੂੰ ਬਨਵਾਸ ਦੇ _ਦਿੱਤਾ।੨੫। 


ਬਨਵਾਸ (ਦੀ ਗੱਲ ਸੁਣ ਕੇ) ਉਪਰੋਂ ਬਹੁਤ ਰੋਂਦੀ ਸੀ, ਪਰ ਚਿਤ ਵਿਚੋਂ ਸਾਰੇ ਦੁਖ 
ਖ਼ਤਮ _ਕਰਦੀ ਸੀ _(ਭਾਵ[ ਖੂਸ਼ ਹੁੰਦੀ ਸੀ ਅਤੇ ਕਹਿੰਦੀ ਸੀ ਕਿ) ਪਰਮਾਤਮਾ ਨੇ ਮੇਰਾ 
ਕਾਰਜ _ਸਿਧ ਕਰ ਦਿੱਤਾ ਹੈ ਕਿ ਪਿਤਾ ਨੇ ਮੈਨੂੰ ਬਨਵਾਸ ਦੇ ਦਿੱਤਾ ਹੈ।੨੬। 

ਰਾਜੇ ਨੇ ਸੇਵਕਾਂ ਨੂੰ ਇਸ ਤਰ੍ਹਾਂ ਕਿਹਾ ਕਿ ਇਸ ਕੰਨਿਆ ਨੂੰ (ਇਥੋਂ) ਜਲਦੀ ਕਢ 
ਦਿਓ। ਜਿਥੇ ਘੋਰ ਭਿਆਨਕ _ਬਨ ਹੋਵੇ, ਉਥੇ _ਇਸ ਨੂੰ ਤੁਰਤ ਛਡ _ਆਓ।੨੭। 


ਸੇਵਕ ਉਸ ਨੂੰ ਨਾਲ ਲ। ਕੇ ਗਏ ਅਤੇ ਉਸ ਨੂੰ ਬਨ ਵਿਚ ਛਡ ਆਏ। ਉਹ ਰਾਜਾ 
ਵੀ ਉਥੇ ਆ ਗਿਆ ਅਤੇ ਉਥੇ ਹੀ ਉਸ ਨੇ ਆਸਣ ਲਗਾ ਲਿਆ।੨੮। 

ਪਹਿਲਾਂ ਉਸ _ਨਾਲ _ਚੰਗੀ ਤਰ੍ਹਾਂ _ਰਤੀ-ਕ੍ਰੀੜਾ ਕੀਤੀ ਅਤੇ ਭਾਂਤ ਭਾਂਤ ਦੇ ਭੋਗ ਕਰ 
ਕੇ (ਮਨ ਨੂੰ) ਭਰ ਲਿਆ। ਫਿਰ ਉਸ ਨੂੰ ਘੋੜੇ ਉਤੇ ਚੜ੍ਹਾਇਆ ਅਤੇ ਆਪਣੇ ਸ਼ਹਿਰ ਦਾ 
ਰਾਹ ਫੜਿਆ।੨੯। 

ਏਥੋਂ ਸੀ ਗੰਰੇਤੁੰਪ/ਸਿਆਨ ਦੇ ਤਆ ਰੇਤ ਦੇ ਮੰਤ ਭੂ ਸਲਾਦ ਦੇ ੨੫੭ਵ' ਗਾਰੇੜ੍ਹ ਦੀ ਸਮਘਤ 

ਨ ਲਭ _ਹੰ/ _੨੪੭/ ੪੮੫੬/ ਚਲਟਾ/ 

ਜੱਪਣਾ 
ਰਾਜਾ ਸੁਣੀਂਦਾ ਸੀ 
ਦੀ ਉਸ ਦੇ ਘਰ ਇਸਤਰੀ ਸੀ। ਉਸ ਵਰਗੀ (ਸੁੰਦਰ 
ਅਤੇ ਨ ਅੱਖਾਂ ਨਾਲ ਵੇਖੀ ਹੈ।੧। 

ਉਨ੍ਹਾਂ ਦੇ ਘਰ ਹੰਸ ਮਤੀ ਨਾਂ ਇਕ ਲੜਕੀ ਸੀ। (ਉਹ) ਵਿਆਕਰਣ, ਕੋਕ ਅਤੇ 
ਹੋਰ ਅਨੇਕ ਸ਼ਾਸਤੁ ਪੜ੍ਹੀ ਹੋਈ ਸੀ। ਉਸ ਵਰਗਾ ਸੰਸਾਰ ਵਿਚ ਹੋਰ ਕੋਈ ਨਹੀਂ ਸੀ। ਉਸ 
ਨੂੰ ਵੇਖਦੇ ਹੋਇਆਂ ਸੂਰਜ _ਵੀ ਰਸਤੇ ਵਿਚ _ਥਕ ਜਾਂਦਾ _ਸੀ।੨। 


ਜਿਸ ਦੇ ਬਲ ਅਤੇ ਪ੍ਰਤਾਪ ਨੂੰ ਸਾਰਾ 


੧੭੮ 


੭%/ਤੜਲ 


ਅਤਿ ਸੁੰਦਰਿ ਵਹ ਬਾਲ ਜਗਤ _ਮਹਿ_ਜਾਨਿਯੈ। 
ਜਿਹ ਸਮ ਅਵਰ ਸੁੰਦਰੀ ਕਹੂੰ ਨ _ਬਖਾਨਿਯੈ। 
ਜੋਬਨ ਜੇਬ ਅਧਿਕ ਤਾ ਕੇ ਤਨ ਰਾਜਈ। 

ਹੋ _ਨਿਰਖਿ ਚੰਦੂ ਅਰੁ ਸੂਰ ਮਦਨ ਛਬਿ ਲਾਜਈ। ੩। 


ਰੂਪ _ਕੁਅਰ _ਸੁਕੁਮਾਰ ਜਬੈ ਅਬਲਾ _ਲਹਾ। 

ਜਾ ਸਮ ਨਿਰਖਾ ਕਹੂੰ ਨ ਕਹੂੰ ਕਿਨ ਹੂੰ ਕਹਾ। 

ਜਬ _ਵਹ ਰਾਜ ਸਭਾ ਮਹਿ ਬੈਠਤ ਆਇ ਕੈ। 

ਹੋ ਸਭ ਇਸਤ੍ਰਿਨ ਕੇ ਚਿਤ ਕਹ ਲੇਤ ਚੁਰਾਇ ਕੈ। ੪। 


ਚੱਪਣਾ 
ਰਾਜ ਸੁਤਾ ਇਕ ਸਖੀ ਬੁਲਾਈ। _ਸਿਥੈ ਕੁਅਰ ਕੇ ਪਾਸ ਪਠਾਈ। 
ਕੋਟਿ ਜਤਨ ਕਰਿ ਤਿਹ ਹ੍ਯਾ ਲ੍ਯਾਵਹੁ। ਮੁਖ _ਮਾਗਹੁ ਜੋਈ ਸੋਈ ਪਾਵਹੋ। _੫। 


੭%/ਤਲ 


ਬ੍ਯਾਕੁਲ _ਰਾਜ _ਕੁਅਰਿ _ਜਬੈ _ਸਹਚਰੀ _ਨਿਹਾਰੀ। 
ਨ ਕੁਅਰਿ ਮਰਿ ਜਾਇ ਇਹੈ ਜਿਯ ਮਾਹਿ ਬਿਚਾਰੀ। 
ਸਕਲ ਡਰ _ਡਾਰਿ ਪਹੂਚੀ ਜਾਇ _ਤਹ। 
ਬੈਠੋ ਸੇਜ ਸਵਾਰਿ ਤਵਨ ਕੋ ਮਿਤ੍ਰ ਜਹ। ੬। 


3, ਗੀ 


4੭ 


ਚੱਪਣਾ 
ਜ੍ਯੋ_ਤ੍ਯੋ ਕਰ ਤਾ ਕੌ ਤਹ ਲ੍ਯਾਈ। ਬਾਤ ਮਿਲਨ ਕੀ ਤਿਹ ਨ ਜਤਾਈ। 
ਤਬ ਵਹੁ ਧਾਮ _ਕੁਅਰਿ ਕੇ ਆਯੋ। ਰਾਜ ਸੁਤਾ ਨਿਰਖਤ ਸੁਖ ਪਾਯੋ। _੭। 


ਤਾ ਕੌ ਕਹੀ ਆਨਿ ਮੋ ਕੌ ਭਜੁ। ਲਾਜ ਸਾਜ ਸਭ ਹੀ ਅਬ ਹੀ ਤਜੁ। 
ਮਿਥਨ ਭੇਦ ਜਬ ਮੀਤ _ਪਛਾਨਾ। _ਧਰਮ _ਛੂਟਨ ਤੇ ਅਧਿਕ _ਡਰਾਨਾ। _੮। 


ਦਹਰਾ 
ਸੁੰਦਰਿ ਅਧਿਕ _ਕਹਾਇ ਜਗ ਜਨਮ _ਰਾਜ ਗ੍ਰਿਹ ਪਾਇ। 
ਢੀਠ _ਰਮਿਯੋ_ਮੋ_ਸੋ_ਚਹੈ ਅਜਹੂੰ ਨ _ਨਿਲਜ ਲਜਾਇ। ੯। 


ਚੱਪਣਾ 
ਜਬ ਤੁਹਿ ਮੈ ਨਿਰਖਤ ਛਬਿ ਭਈ। ਲੋਕ ਲਾਜ ਤਬ ਹੀ ਤਜ ਦਈ। 
ਧਰਮ _ਕਰਮ ਮੈਂ ਕਛੂ ਨ ਜਾਨਾ। ਤਵ ਦੁਤਿ ਲਖਿ ਮੁਰ ਜੀਯ _ਬਿਕਾਨਾ। _੧0। 


ਚਰਿਤ੍ਰ ਪਾਖਿਆਨ ੧੭੯ 


੭%/=ਲ 


ਉਸ ਇਸਤਰੀ ਨੂੰ ਸੰਸਾਰ ਵਿਚ ਅਤਿ ਸੁੰਦਰ ਸਮਝਿਆ ਜਾਂਦਾ _ਸੀ। _ਉਸ _ਵਰਗੀ 
ਹੋਰ ਕੋਈ ਸੁੰਦਰੀ ਦਸੀ ਨਹੀਂ ਜਾਂਦੀ ਸੀ। ਜੋਬਨ ਅਤੇ ਸੁੰਦਰਤਾ ਉਸ ਦੇ ਸ਼ਰੀਰ ਉਤੇ _ਬਹੁਤ 
ਸੁਸ਼ੋਭਿਤ ਸਨ। ਉਸ ਦੀ ਛਬੀ ਨੂੰ ਸੂਰਜ, ਚੰਦੂਮਾ ਅਤੇ ਕਾਮ ਦੇਵ ਵੀ ਵੇਖ ਕੇ ਸ਼ਰਮਾਉਂਦੇ 
ਸਨ।ਤ। 


(ਇਕ _ਦਿਨ) ਜਦ ਇਸਤਰੀ ਨੇ ਕੋਮਲ ਕੁੰਵਰ ਦਾ ਰੂਪ ਵੇਖਿਆ (ਤਾਂ ਸੋਚਣ ਲਗੀ 
ਕਿ) ਇਸ ਵਰਗਾ (ਸੁੰਦਰ) ਨ ਕੋਈ ਵੇਖਿਆ ਹੈ ਅਤੇ ਨ ਹੀ ਕਿਸੇ ਨੇ ਕਿਹਾ ਹੈ। ਜਦ ਉਹ 
ਰਾਜ-ਸਭਾ ਵਿਚ ਆ ਕੇ ਬੈਠਦਾ ਸੀ, ਤਾਂ ਸਾਰੀਆਂ ਇਸਤਰੀਆਂ ਦੇ ਚਿਤ ਨੂੰ ਚੁਰਾ ਲੈਂਦਾ 


(ਇਨਾਮ) ਪ੍ਰਾਪਤ _ਕਰੋ।੫। 
੭%/=ਲ 


ਜਦ ਸਖੀ ਨੇ _ਰਾਜ ਕੁਮਾਰੀ ਨੂੰ ਵਿਆਕੁਲ _ਵੇਖਿਆ। ਤਾਂ ਮਨ ਵਿਚ ਇਹ ਸੋਚਣ 
ਲਗੀ ਕਿ ਕਿਤੇ ਰਾਜ ਕੁਮਾਰੀ ਮਰ ਨ ਜਾਏ। (ਇਸ ਲਈ ਉਹ) ਸਭ ਤਰ੍ਹਾਂ ਦੇ ਡਰ ਨੂੰ ਛਡ 
ਕੇ ਉਥੇ ਜਾ ਪਹੁੰਚੀ ਜਿਥੇ ਉਸ ਦਾ ਮਿਤਰ ਸੇਜ ਸੰਵਾਰ ਕੇ ਬੈਠਾ ਸੀ।੬। 


ਜੱਪਣਾ 

ਜਿਵੇਂ ਕਿਵੇਂ ਕਰ ਕੇ (ਸਖੀ) ਉਸ ਨੂੰ ਲੈ 
ਗੌਲ ਨ _ਦਸੀ। ਤਦ ਉਹ ਰਾਜ ਕੁਮਾਰੀ ਦੇ ਘਰ 
ਕੇ ਸੁਖ ਪ੍ਰਾਪਤ _ਕੀਤਾ।੭। 

(ਰਾਜ ਕੁਮਾਰੀ ਨੇ) ਉਸ ਨੂੰ ਕਿਹਾ ਕਿ ਸਭ ਸ਼ਰਮ ਹੱਯਾ ਹੁਣੇ ਹੀ ਛਡ ਕੇ ਮੇਰੇ ਨਾਲ 
ਸੈਯੋਗ _ਕਰ। ਜਦ ਮਿਤਰ ਨੇ _ਰਤੀ-ਕੇਲ ਕਰਨ ਦੀ ਗੱਲ ਸਮਝੀ ਤਾਂ ਧਰਮ ਦੇ ਨਸ਼ਟ ਹੋਣ 
ਤੋਂ ਬਹੁਤ _ਡਰਿਆ।੮। 
ਦੰਹਰਾ 

(ਰਾਜ ਕੁਮਾਰ ਸੋਚਣ ਲਗਾ ਕਿ) ਜਗਤ _ਵਿਚ _ਸਭ 
ਅਤੇ ਰਾਜ ਘਰਾਣੇ ਵਿਚ ਜਨਮ ਲੈ ਕੇ ਵੀ ਹੇ ਢੀਠ! (ਤੁੰ) 


ਆਈ, _ਪਰ ਉਸ ਨੂੰ ਮਿਲਣ ਬਾਰੇ ਕੋਈ 
ਆ ਵੇਖ 


੧੮0 


ਸੀ _ਦਸਮ-ਗ੍ਰੰਥ _ਸਾਹਿਬ 


ਸੁਨ ਤਰਨੀ ਮੈ ਤੋਹਿ ਨ ਭਜੌ। ਧਰਮ ਆਪਨੋ ਕਬਹੂੰ ਨ ਤਜੌ। 
ਜਬ ਤੇ ਕ੍ਰਿਪਾਨੰਦ ਮੁਹਿ ਜਾਯੋ। _ਇਹੈ ਮਿਸੂ _ਉਪਦੇਸ _ਬਤਾਯੋ। _੧੧। 


ਦੰਹਾਰਾ 
ਪਰ ਨਾਰੀ ਕੀ ਸੇਜ ਪਰ ਭੂਲਿ ਨ ਦੀਜਹੁ _ਪਾਇ। 
ਕਾਮ ਭੋਗ ਨਹਿ _ਕੀਜਿਯਹੁ ਤਾ ਸੋ ਰੁਚਿ ਉਪਜਾਇ। _੧੨। 
ਦੱਖਣ? 
ਅਬ ਤੁਮਰੇ ਮੈ ਕਰਮ ਨਿਹਾਰੇ। ਕਹਿ ਹੋ ਰਾਜਾ ਪਾਸ ਸਵਾਰੇ। 
ਤੋਹਿ ਸਦਨ ਤੇ ਪਕਰਿ ਮੰਗੈ ਹੋ। ਅਨਿਕ _ਭਾਤਿ _ਸਾਸਨਾ ਦਿਵੈਹੌ। _੧੩। 


ਦੰਹਰਾ 
ਪਰਦਾ _ਤੁਮਰੋਂ _ਫਾਰਿਹੌ ਤੁਮਰੇ _ਪਿਤਾ _ਹਜੂਰਿ। 
ਤੋ ਕਹ ਦੇਸ ਨਿਕਾਰਿ ਹੋ_ਕੂਕ੍ਰਿਨ ਕੀ ਜ੍ਯੋ ਕੂਰ। _੧੪। 


ਚੱਪਣਾ 
ਜਰਿ _ਬਰਿ ਗਈ ਨਾਮੁ _ਕੁਤਿਯਾ ਸੁਨਿ। ਕੋਪ ਕਿਯਾ ਅਤਿ ਹੀ ਮਾਥੋ_ਧੁਨਿ। 
ਪ੍ਰਥਮ ਇਸੀ ਕਹ ਅਬੈ ਸੰਘਾਰੋ। ਬਹੁਰਿ ਮਿਸੂ ਯਾ ਕੇ ਕਹੁ ਮਾਰੋਂ। ੧੫। 


ਜਿਨ ਤਹਿ ਯਹ ਉਪਦੇਸ ਦ੍ਰਿੜਾਯੋ। ਤਾ ਤੇ ਮੋ ਸੌ ਨ ਭੋਗ ਕਮਾਯੋ। 
ਕੈ ਜੜ ਆਨਿ ਅਬਥੈ ਮਹਿ ਭਜੋ। ਨਾਤਰ ਆਸ ਪ੍ਰਾਨ ਕੀ ਤਜੋ। _੧੬। 


ਮੂਰਖ ਤਿਹ _ਰਤਿ ਦਾਨ ਨ ਦੀਯਾ। ਗ੍ਰਹਿ ਅਪਨੇ ਕਾ ਮਾਰਗ _ਲੀਯਾ। 
ਅਨਿਕ _ਭਾਤਿ _ਤਿਨ _ਕੀਯਾ _ਧਿਕਾਰਾ। _ਪਾਇਨ _ਪਰੀ _ਲਾਤ ਸੌ _ਮਾਰਾ। _੧੭। 


ਰਾਜ ਸੁਤਾ ਕੁਧਿਤ ਅਤਿ ਭਈ। ਇਹ ਜੜ _ ਮੁਹਿ ਰਤਿ ਦਾਨ ਨ ਦਈ। 
ਪ੍ਰਥਮ ਪਕਰਿ ਕਰਿ ਯਾਹਿ _ਸੰਘਾਰੋ। ਬਹੁਰਿ ਮਿਸੂ ਯਾ_ਕੈ ਕਹ ਮਾਰੋਂ। ੧੮। 


੭%/ਤ=ਲ 
ਤਮਕਿ ਤੇਗ ਕੋ ਤਬ ਤਿਹ ਘਾਇ ਪ੍ਰਹਾਰਿਯੋ। 
ਤਾਹਿ ਪੁਰਖ ਕਹ ਮਾਰਿ ਠੌਰ ਹੀ _ਡਾਰਿਯੋ। 
ਐਚ ਤਵਨ ਕੀ ਲੋਥਿ ਦਈ ਤਰ ਡਾਰਿ ਕੈ। 
ਹੋ ਤਾ ਪਰ ਰਹੀ ਬੈਠਿ ਕਰਿ ਆਸਨ ਮਾਰਿ ਕੈ। ੧੯। 


ਚਰਿਤ੍ਰ ਪਾਖਿਆਨ ੧੮੧ 
ਹੇ ਜਵਾਨ ਇਸਤਰੀ! ਸੁਣ, ਮੈਂ ਤੇਰੇ ਨਾਲ _ਰਮਣ ਨਹੀਂ ਕਰਾਂਗਾ ਅਤੇ ਆਪਣੇ ਧਰਮ 
ਨੂੰ ਕਦੇ ਵੀ ਨਹੀਂ ਛਡਾਂਗਾ। _ਜਿਸ _ਦਿਨ ਦਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਸੀ_ ਤਾਂ 


ਬ੍ਰਾਹਮਣ ਨੇ ਇਹੀ ਉਪਦੇਸ਼ _ਦਿੱਤਾ _ਸੀ।੧੧। 
ਹਰਾ 

ਕਿ ਪਰ-ਨਾਰੀ ਦੀ ਸੇਜ ਉਤੇ ਭੁਲ ਕੇ ਵੀ ਧੈਰ ਨਹੀਂ ਰਖਣਾ ਚਾਹੀਦਾ ਅਤੇ ਉਸ 
ਨਾਲ ਰੁਚੀ ਪੂਰਵਕ _ਕਾਮ-ਭੋਗ ਨਹੀਂ ਕਰਨਾ _ਚਾਹੀਦਾ।੧੨। 


ਚੱਪਲਾਂ 


ਹੁਣ ਮੈਂ ਤੇਰੇ ਕਰਮ _ਵੇਖ ਲਏ _ਹਨ। (ਮੈਂ) ਚੰਗੀ ਤਰ੍ਹਾਂ ਰਾਜੇ ਕੋਲ ਕਹਾਂਗਾ। ਤੈਨੂੰ 


<5 


ਘਰ ਤ 


ਦਿਵਾਵਾਂਗਾ)।੧੩। 


ਦੰਹਰਾ 


ਵਾਂਗ 


ਚੱਪਲਾਂ 


(ਸੈਂ) 


ਦੇਸੋ” 


ਉਹ 


ਕ੍ਰੋਧ _ਕੀਤਾ। 
ਨੂੰ ਮਾਰਾਂਗੀ।੧੫। 
ਜਿਸ ਨੇ ਇਸ ਨੂੰ ਇਹ ਉਪਦੇਸ਼ ਪੱਕਾ ਕਰਾਇਆ ਹੈ, ਜਿਸ ਕਰ ਕੇ (ਇਸ ਨੇ) ਮੇਰੇ 


ਨਾਲ _ਰਮਣ ਨਹੀਂ ਕੀਤਾ ਹੈ। 


ਪਕੜ ਕੇ _ਬੁਲਵਾਵਾਂਗਾ ਅਤੇ _ਅਨੇਕ _ਤਰ੍ਹਾਂ _ਨਾਲ _ਝਾੜਾਂ _ਪਵਾਵਾਂਗਾ (ਜਾਂ ਦੰਡ 


ਤੇਰੇ ਪਿਤਾ ਦੇ ਸਾਹਮਣੇ ਤੇਰਾ ਪਰਦਾ _ਉਘਾੜਾਂਗਾ ਅਤੇ ਹੇ _ਦੁਸ਼ਟੇ! ਤੈਨੂੰ ਕੁੱਤੀ 


“ਕਤੀ? 


(ਸੋਚਣ ਲਗੀ _ਕਿ) ਪਹਿਲਾਂ 


ਕਢਵਾ _ਦਿਆਂਗਾ।੧੪। 


ਗਈ ਅਤੇ ਸਿਰ ('ਮਾਥੋ”) ਮਾਰ ਕੇ ਬਹੁਤ 


ਦਾ ਨਾਂ ਸੁਣ ਸੜ ਬਲ 
ਇਸ ਨੂੰ ਹੁਣੇ ਮਾਰਾਂਗੀ। ਫਿਰ ਇਸ ਦੇ ਬ੍ਰਾਹਮਣ 


(ਕਹਿਣ _ਲਗੀ--) ਜਾਂ ਤਾਂ ਹੇ ਮੂਰਖ! ਆ ਕੇ ਮੇਰੇ ਨਾਲ 


ਰਤੀ-ਕ੍ਰੀੜਾ _ਕਰੋਂ। ਨਹੀਂ ਤਾਂ ਪ੍ਾਣਾਂ ਦੀ ਆਸ _ਛਡ _ਦਿਓ।੧੬। 

(ਉਸ) ਮੂਰਖ ਨੇ _ਉਸ ਨੂੰ ਰਤੀ-ਦਾਨ ਨ ਦਿੱਤਾ ਅਤੇ ਆਪਣੇ _ਘਰ _ਦਾ _ਰਸਤਾ 
ਪਕੜਿਆ। _ਉਸ ਨੇ (ਰਾਜ ਕੁਮਾਰੀ ਨੂੰ) ਅਨੇਕ ਤਰ੍ਹਾਂ ਨਾਲ _ਧਿਕਾਰਿਆ ਅਤੇ ਪੈਰਾਂ ਵਿਚ 
ਪਈ ਨੂੰ ਲੱਤਾਂ ਨਾਲ _ਮਾਰਿਆ।੧੭। 

ਰਾਜ ਕੁਮਾਰੀ ਬਹੁਤ ਕ੍ਰੋਧਿਤ ਹੋਈ (ਅਤੇ _ਕਹਿਣ ਲਗੀ ਕਿ) ਇਸ ਮੂਰਖ ਨੇ ਮੈਨੂੰ 
ਰਤੀ - ਦਾਨ ਨਹੀਂ ਦਿੱਤਾ। ਪਹਿਲਾਂ ਇਸ ਨੂੰ ਪਕੜ ਕੇ ਮਾਰਾਂਗੀ ਅਤੇ ਫਿਰ ਇਸ ਦੇ ਮਿਸ਼ਰ 
ਨੂੰ ਮਾਰਾਂਗੀ।੧੮। 

%#ਤਾਲ਼ 

ਤਦ ਉਸ ਨੇ ਭੜਕ ਕੇ ਉਸ ਉਤੇ ਤਲਵਾਰ ਦਾ ਵਾਰ ਕੀਤਾ ਅਤੇ ਉਸ ਪੁਰਸ਼ ਨੂੰ 

ਥਾਂ ਤੇ ਹੀ ਮਾਰ ਦਿੱਤਾ। ਉਸ ਦੀ ਲੋਥ ਖਿਚ ਕੇ ਥਲੇ ਵਿਛਾ ਲਈ ਅਤੇ ਉਤੇ ਆਸਣ 


ਜਮਾ ਕੇ ਬੈਠ ਗਈ।੧੯। 


ਦੰਹਰਾ 


ਦਾਸੀ 


02੧੨ ੨॥ 


ਵਿਚ 
ਭੇਜ 


ਜਪ-ਮਾਲਾ ਪਕੜ _ਕੇ ਆਸਣ ਜਮਾ ਕੇ ਬੈਠ ਗਈ ਅਤੇ ਪਿਤਾ ਪਾਸ 


ਕੇ ਕੋਲ ਬੁਲਾ _ਲਿਆ।੨0। 


੧੮੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਹੰਸ ਕੇਤੁ ਤਬ _ਤਾਹਿ ਸਿਧਾਨਾ। ਨਿਰਖਿ ਸੁਤਾ ਤਰ ਮਿਤੁਕ _ਡਰਾਨਾ। 
ਕਹਸਿ ਕੁਅਰਿ ਇਹ ਕਸਿ ਤੁਹਿ ਕਰਾ। _ਬਿਨੁਪਰਾਧ ਯਾ ਕੋ ਜਿਯ _ਹਰਾ। _੨੧। 


ਚਿੰਤਾਮਨਿ ਮੁਹਿ ਮੰਤੁ _ਸਿਖਾਯੋ। _ਬਹੁ ਬਿਧਿ _ਮਿਸੂ _ਉਪਦੇਸ ਦ੍ਰਿੜਾਯੋ। 
ਜੋ ਇਹ ਰੂਪ ਕੁਅਰ ਤੈ ਮਰਿ ਹੈ। ਤਬ ਸਭ ਕਾਜ ਤਿਹਾਰੌ ਸਰਿ ਹੈ। ੨੨। 


ਤਾ ਤੇ ਮੈ ਯਾ ਕੋ ਗਹਿ ਮਾਰਾ। ਸੁਨਹੁ ਪਿਤਾ ਤੁਮ ਬਚਨ ਹਮਾਰਾ। 
ਸਾਧੋ ਮੰਤ੍ਰ ਬੈਠ ਯਾ ਪਰ ਮੈ। ਜੋ ਜਾਨਿਹਿ ਸੋ ਕਰਹੁ ਅਬੈ ਤੈ। ੨੩। 


ਹੰਸ ਕੇਤੁ ਨ੍ਰਿਪ ਕੋਪ ਭਰਾ ਤਬ। ਬਚਨ ਸੁਤਾ ਕੌ _ਸੁਵਨ ਸੁਨਾ ਜਬ। 
ਹ੍ਯਾ ਲ੍ਯਾਵਹੁ ਤਿਹ ਮਿਸੂ ਪਕਰਿ ਕੈ। ਜੋ ਐਸੇ ਗਯੋ ਮੌਤ ਸਿਖਰਿ ਕੈ। ੨੪। 


ਸੁਨਿ ਭ੍ਰਿਤ ਬਚਨ _ਉਤਾਇਲ ਧਾਏ। ਤਿਹ ਮਿਸੂਹਿ ਨ੍ਰਿਪ ਪਹਿ ਗਹਿ ਲ੍ਯਾਏ। 
ਤਾ ਕਹ ਅਧਿਕ _ਜਾਤਨਾ _ਦਿਯਾ। ਕਰਮ _ਚੰਡਾਰ ਬਿਪੁ ਹੈ _ਕਿਯਾ। ੨੫। 


ਸੁਨਿ ਬਚ ਮਿਸੂ ਅਚੌਭੈ ਰਹਾ। ਤ੍ਰਾਹਿ ਤ੍ਰਾਹਿ ਰਾਜਾ ਤਨ ਕਹਾ। 
ਮੈ ਪ੍ਰਭੁ _ਕਰਮ ਨ ਐਸਾ _ਕਿਯਾ। ਤਵ ਦੁਹਿਤਾ ਕਹ ਮੰਤ੍ਰ ਨ ਦਿਯਾ। ੨੬। 


ਤਬ ਲਗਿ ਰਾਜ ਕੁਅਰਿ ਤਹ ਆਈ। _ਦਿਜਬਰ ਕੇ ਪਾਇਨ ਲਪਟਾਈ। 
ਤੁਮ ਸੁ ਮੌਤ ਜੋ _ਹਮਹਿ ਸਿਖਾਯੋ। ਤਾਹੀ ਬਿਧਿ ਮੈ ਜਾਪ ਕਮਾਯੋ। ੨੭। 


%7ਤਲ 
ਤਵ ਆਇਸੁ ਹਮ ਮਾਨਿ ਮਨੁਛ _ਕਹ _ਮਾਰਿਯੋ। 
ਤਾ ਪਾਛੇ _ਚਿੰਤਾਮਨਿ ਮੌਤ _ਉਚਾਰਿਯੋ। 
ਚਾਰਿ ਪਹਰ ਨਿਸਿ ਜਪਾ ਸੁ ਸਿਧਿ ਨ ਕਛੁ ਭਯੋ। 
ਹੋ ਤਾ ਤੇ ਹਮ ਰਿਸਿ ਠਾਨਿ ਸੁ ਕਹਿ ਨ੍ਰਿਪ ਪ੍ਰਤਿ ਦਯੋ। ੨੮। 


ਚੱਲ? 
ਅਬ _ਕਿਹ ਕਾਜ ਮੁਕਰਿ ਤੈ ਗਯੋ। ਤਬ _ਚਿੰਤਾਮਨ ਹਮਹਿ_ਦ੍ਰਿੜਯੋ। 
ਅਬ ਕ੍ਯੋ ਨ ਕਹਤ ਨ੍ਰਿਪਤਿ ਕੇ ਤੀਰਾ। ਸਾਚ ਕਹਤ _ਕਸ ਲਾਗਤ _ਪੀਰਾ। ੨੯। 


ਮਿਸੂ _ਚਕ੍ਰਿਤ ਚਹੂੰ ਓਰ _ਨਿਹਾਰੈ। _ਕਹਾ ਭਯੋ ਜਗਦੀਸ ਸੰਭਾਰੈ। 
ਕਰਿ ਉਪਦੇਸ ਬਹੁਤ ਬਿਧਿ _ਹਾਰਾ। ਭੇਦ ਅਭੇਦ ਨ੍ਰਿਪ ਕਛੁ _ਨ__ਬਿਚਾਰਾ। ੩0। 


ਚਰਿਤ੍ਰ ਪਾਖਿਆਨ ੧੮੩ 


ਜੱਪਣਾ 

ਤਦ ਹੰਸ ਕੇਤੁ ਰਾਜਾ ਉਥੋਂ ਨੂੰ ਚਲ ਪਿਆ ਅਤੇ ਪੁੱਤਰੀ ਦੇ ਹੇਠਾਂ ਲੋਥ ਵੇਖ ਕੇ ਡਰ 
ਗਿਆ। (ਉਸ ਨੇ) ਰਾਜ ਕੁਮਾਰੀ ਨੂੰ ਕਿਹਾ ਕਿ ਤੂੰ ਇਹ ਕਿਸ ਲਈ ਕੀਤਾ ਹੈ ਅਤੇ ਬਿਨਾ 
ਕਸੂਰ ਦੇ ਇਸ ਨੂੰ ਜਾਨੋ ਮਾਰ ਦਿੱਤਾ ਹੈ।੨੧। 

(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ ਬ੍ਰਾਹਮਣ ਨੇ) ਮੈਨੂੰ _ਚਿੰਤਾਮਣੀ ਮੰਤਰ ਸਿਖਾਇਆ 
ਹੈ ਅਤੇ ਮਿਸ਼ਰ ਨੇ ਬਹੁਤ ਢੰਗਾਂ ਨਾਲ ਉਪਦੇਸ਼ ਦ੍ਰਿੜ੍ਹ ਕਰਾਇਆ ਹੈ ਕਿ ਜੇ ਰੂਪ ਕੁੰਵਰ ਨੂੰ 
ਤੂੰ ਮਾਰ ਦੇਵੇਂ, ਤਾਂ ਤੇਰੇ ਸਾਰੇ _ਕਾਰਜ _ਸੰਵਰ _ਜਾਣਗੇ।੨੨। 

ਇਸ ਲਈ ਮੈਂ ਇਸ ਨੂੰ ਪਕੜ ਕੇ ਮਾਰ ਦਿੱਤਾ ਹੈ। ਹੇ ਪਿਤਾ ਜੀ! ਤੁਸੀਂ ਮੇਰੀ ਗੱਲ 
ਸੁਣੋ। ਇਸ (ਲੋਥ) ਉਤੇ ਬੈਠ ਕੇ ਮੈਂ ਮੰਤਰ ਸਾਧਿਆ ਹੈ। ਹੁਣ ਜੋ ਤੁਸੀਂ ਠੀਕ ਸਮਝੋ, ਉਹੀ 
ਕਰੋਂ ।੨੩। 

ਹੰਸ ਕੇਤੁ ਰਾਜੇ ਨੇ ਜਦ ਪੁੰਤਰੀ ਦਾ ਬਚਨ ਕੰਨਾਂ ਨਾਲ ਸੁਣਿਆ ਤਦ ਕ੍ਰੋਧ ਨਾਲ ਭਰ 
ਗਿਆ। ਉਸ ਮਿਸ਼ਰ ਨੂੰ ਪਕੜ ਕੇ ਇਥੇ ਲਿਆਓ ਜੋ ਅਜਿਹਾ ਮੰਤਰ _ਸਿਖਾ ਕੇ ਗਿਆ 
ਹੈ।੨੪। 


ਕਿ) ਬ੍ਰਾਹਮਣ ਨੇ ਚੰਡਾਲ ਵਾਲਾ _ਕਰਮ _ਕੀਤਾ _ਹੈ।੨੫। 

(ਇਹ) ਬਚਨ ਸੁਣ ਕੇ _ਮਿਸ਼ਰ ਹੈਰਾਨ ਹੋਂ _ਗਿਆ ਅਤੇ ਪੁਤਿ _ਾਹ ਤਹ” 
ਕਹਿਣ ਲਗਾ! ਹੇ ਰਾਜਨ! ਮੈਂ ਅਜਿਹਾ ਕਰਮ ਨਹੀਂ _ਕੀਤਾ ਅਤੇ ਤੁਹਾਡੀ ਪੁੱਤਰੀ ਨੂੰ ਮੰਤਰ 
ਨਹੀ ਦਿੱਤਾ।੨੬। 

ਤਦ ਤਕ ਰਾਜ ਕੁਮਾਰੀ ਉਥੇ ਆ ਗਈ ਅਤੇ ਬ੍ਰਾਹਮਣ ਦੇ ਪੈਰਾਂ ਨਾਲ _ਲਿਪਟ ਗਈ 
(ਅਤੇ _ਕਿਹਾ--) ਤੁਸੀਂ ਜੋ ਮੰਤਰ ਮੈਨੂੰ ਸਿਖਾਇਆ ਸੀ, ਉਸੇ ਵਿਧੀ ਅਨੁਸਾਰ ਮੈਂ ਜਾਪ ਕੀਤਾ 
ਹੈ।੨੭। 

%#=ੜਾਲ਼ 


ਤੁਹਾਡੀ ਆਗਿਆ ਮੌਨ ਕੇ ਮੈਂ ਮਨੁੱਖ ਨੂੰ ਮਾਰਿਆ ਹੈ ਅਤੇ ਉਸ ਪਿਛੋਂ (ਮੈਂ) ਚਿੰਤਾਮਣੀ 
ਮੰਤਰ ਉਚਾਰਿਆ ਹੈ। ਚਾਰ ਪਹਿਰ ਤਕ (ਮੈਂ ਮੰਤਰ ਦਾ) ਜਾਪ ਕੀਤਾ ਹੈ, ਪਰ ਕੋਈ ਸਿੱਧੀ 
ਪ੍ਰਾਪਤ ਨਹੀਂ _ਹੋਈ। ਇਸ ਲਈ ਕ੍ਰੋਧਵਾਨ ਹੋ. ਕੇ ਮੈਂ ਰਾਜੇ ਪੂਰਤਿ (ਸਭ ਕੁਝ) ਕਹਿ ਦਿੱਤਾ 
ਹੈ।੨੮। 
ਚੱਪਾਣ 
ਹੁਣ ਤੁਸੀਂ ਕਿਸ ਲਈ ਮੁਕਰ ਗਏ ਹੋ, ਉਦੋਂ ਤਾਂ _ (ਤੁਸੀਂ) ਮੈਨੂੰ _ਚਿੰਤਾਮਣੀ (ਮੰਤਰ) 
ਦ੍ਰਿੜ੍ਹ ਕਰਵਾਇਆ _ਸੀ। ਹੁਣ ਰਾਜੇ ਕੋਲ ਕਿਉਂ ਨਹੀਂ (ਸਚ _ਸਚ) ਕਹਿੰਦੇ ਅਤੇ ਕੀ ਸਚ 
ਕਹਿੰਦਿਆਂ ਤੁਹਾਨੂੰ ਕੁਝ _ਪੀੜ ਹੁੰਦੀ ਹੈ।੨੯। 
ਹੋ ਕੇ ਚੌਹਾਂ ਪਾਸਿਆਂ ਵਲ ਵੇਖਦਾ ਹੈ। (ਸੋਚਦਾ ਹੈ ਕਿ) ਕੀ ਹੋ ਗਿਆ 
ਹੈ ਅਤੇ ਪਰਮਾਤਮਾ ਨੂੰ ਯਾਦ ਕਰਦਾ ਹੈ। (ਰਾਜੇ ਪਾਸ) ਕਈ ਤਰ੍ਹਾਂ ਨਾਲ ਉਪਦੇਸ਼ ਕਰ ਕੇ 
(ਭਾਵ! ਬੇਨਤੀ ਅਤੇ ਸਥਿਤੀ ਸਪਸ਼ਟ ਕਰਨ ਦੇ ਯਤਨ _ਕਰ ਕੇ) ਹਾਰ ਗਿਆ। ਪਰ ਰਾਜੇ 
ਨੇ ਭੇਦ ਅਭੇਦ ਕੁਝ _ਵੀ ਨ _ਸਮਝਿਆ।੩0। 


੧੮੪ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਫਾਸੀ ਤਿਹ ਮਿਸੂਹਹਿ ਦਿਯਾ ਹੰਸ ਕੇਤੁ _ਰਿਸਿ _ਮਾਨਿ। 
ਹੰਸ ਮਤੀ ਕਹ ਜਿਹ ਸਿਖ੍ਯੋ ਐਸੋ ਮੌਤ _ਬਿਧਾਨ। _੩੧। 
ਜਿਹ ਨ ਭਜੀ ਤਿਹ ਘੈ ਹਨਾ ਇਹ ਛਲ ਮਿਸੂਹਿ ਮਾਰਿ। 
ਇਹ ਬਿਧਿ ਨ੍ਰਿਪ ਕ੍ਰਧਿਤ ਕੀਯਾ ਹੰਸ ਮਤੀ ਬਰ _ਨਾਰਿ। ੩੨। ੧। 
ਇਤ ਤੀ ਗਾਰੇਤੂ ਪਲ੍ਯਾਨੇ /ਤੂਯਾ ਯੱਰੇੜੂੰ ਮੰਤ ਭੂਪ ਸੰਝਾਦੇ ਦੋਇ ਸੌ ਅਠਾਵਨ ਲਾਰੈੜ੍ਹਾ ਸਮਅਤਮ 
ਗਤ ਲਭ# #ਤੁ/ ੨੫੮ ੪੮੮੮/ ਅਗਲੁੰ/ 
ਦੰਹਰਾ 
ਰੁਦੂ ਕੇਤੁ ਰਾਜਾ ਹੁਤੋ ਰਾਸਟੂ ਦੇਸ ਕੋ ਨਾਹਿ। 
ਜਾ ਸਮ ਔਰ ਨਰੇਸ ਨਹਿ ਦੁਤਿਯ ਪ੍ਰਿਥੀ ਤਲ ਮਾਹਿ। ੧। 
ਦੱਖਣ? 
ਸੀ _ਮ੍ਰਿਗਰਾਜ ਕਲਾ ਤਾ ਕੀ ਤ੍ਰਿਯ। ਬਸਤ ਨ੍ਰਿਪਤਿ ਕੇ ਜਿਹ ਅੰਤਰ ਜਿਯ। 
ਜਾ ਕੇ ਰੂਪ ਤੁਲਿ ਨਹਿ ਕੋਊ। _ ਏਕੈ ਘੜੀ ਬਿਧਾਤਾ ਸੋਊ। ੨। 


ਦਹਾਰਾ 
ਦੋਇ ਪੁਤ੍ਰ ਤਾ ਤੇ ਭਏ ਅਤਿ ਰੂਪ ਕੀ ਰਾਸਿ। 
ਤੀਨਿ ਭਵਨ ਮਹਿ ਜਾਨਿਯਤ ਜਾ ਕੋ ਤੇਜ ਰੁ ਤ੍ਰਾਸ। ੩। 


੭%/ੜਲ 
ਬ੍ਰਿਖਭ _ਕੇਤੁ ਸੁਭ ਨਾਮੁ _ਪੁਥਮ ਕੋ _ਜਾਨਿਯੈ। 


ਹੋ ਜਨੁਕ ਸੂਰ ਸਸਿ ਪ੍ਰਗਟ ਦੁਤਿਯ ਤਿਹ ਪੁਰ ਵਏ। ੪। 
ਚੱਪਣਾ 
ਜਬ ਜੋਬਨ _ਝਮਕਾ ਤਿਨ ਕੇ _ਤਨ। ਜਾਤ ਭਯੋ ਜਬ _ਹੀ _ਲਰਿਕਾਪਨ। 
ਅਰਿ ਅਨੇਕ ਬਹੁ _ਬਿਧਨ ਸੰਘਾਰੇ। ਚਾਕਰ ਪਰਜਾ ਅਪਨੇ ਪਾਰੇ। _੫। 
ਦੰਹਰਾ 
ਭਾਤਿ ਭਾਤਿ ਕੇ ਦੇਸ ਲੈ ਬਹੁ ਜੀਤੇ ਅਰਿ ਰਾਜ। 
ਸਭਹਿਨ ਸਿਰ _ਸੋਭਿਤ ਭਏ ਦਿਨਮਨਿ ਜ੍ ਯੋ ਨਰ _ਰਾਜ। ੬। 
ਰੂਪ ਕੁਅਰ ਘਟਿ ਪ੍ਰਥਮ ਮੈ ਦੂਸਰ ਰੂਪ ਅਪਾਰ। 
ਦੇਸ ਦੇਸ ਤੇ ਆਨਿ ਤ੍ਰਿਯ ਸੇਵਤ ਜਾਹਿ _ਹਜਾਰ। _੭। 
ਸੰਰਠਾ 
ਐਸੋ ਕਿਸੀ ਨ ਦੇਸ ਜੈਸੋ ਲਹੁ ਸੁੰਦਰ ਕੁਅਰ। 
ਕੈ ਦੂਸਰੋ ਦਿਨੇਸ ਕੈ ਨਿਸੇਸ ਅਲਿਕੇਸ ਯਹਿ। ੮। 


ਚਰਿਤ੍ਰ ਪਾਖਿਆਨ ੧੮੫ 


ਦੰਹਰਾ 

ਹੰਸ ਕੇਤੁ ਰਾਜੇ ਨੇ ਕ੍ਰੋਧਿਤ ਹੋਕੇ ਉਸ ਮਿਸ਼ਰ ਨੂੰ ਫਾਂਸੀ ਦੇ ਦਿੱਤੀ, ਜਿਸ ਨੇ ਹੰਸ ਮਤੀ 
ਨੂੰ ਅਜਿਹਾ ਮੰਤਰ _ਸਿਖਾਣ ਦੀ ਵਿਵਸਥਾ _ਕੀਤੀ _ਸੀ।੩੧। ਜਿਸ ਨੇ ਭੋਗ ਨਹੀਂ ਕੀਤਾ 
ਉਸ ਨੂੰ ਘਾਇਲ ਕਰ ਕੇ ਮਾਰ ਦਿੱਤਾ ਅਤੇ ਇਸ ਛਲ ਨਾਲ ਮਿਸ਼ਰ ਨੂੰ ਵੀ ਮਾਰ 
ਹੰਸ ਮਤੀ ਇਸਤਰੀ ਨੇ ਇਸ ਢੰਗ _ਨਾਲ ਰਾਜੇ ਨੂੰ ਕ੍ਰੋਧਿਤ _ਕੀਤਾ।੩੨। 

/ਏਥੋ ਸੰ ਲਾਠਤੁੱਪ/ਨਆਨ ਦੇ ਤੂੰਆ ਗਾਰੜ੍ਹ_ ਦੇ ਨੰਹਾੰ ਭੂਪ ਸੰੱਝਾਟ ਦੇ ੨੫੮ਵ' ਗਾਹਤਹ ਦੀ ਨਆਮਤਨ 

੭ ਨਭਾ ਹੰ/ ੨੪੮/ ੪੮੮੮/ ਰਲਦਾ/ 

ਦੰਹਰਾ 

ਰਾਜਾ ਰੁਦੂ ਕੇਤੁ 'ਰਾਸਟ੍ਰ” ਦੇਸ ਦਾ ਰਾਜਾ ਸੀ ਜਿਸ ਵਰਗਾ ਧਰਤੀ ਉਤੇ ਹੋਰ ਕੋਈ 
ਦੂਜਾ _ਰਾਜਾ _ਨਹੀਂ_ਸੀ।੧। 
ਦੱਖਣ? 

ਮ੍ਿਗਰਾਜ ਕਲਾ ਉਸ ਦੀ ਇਸਤਰੀ ਸੀ_ਜੋ ਰਾਜੇ ਦੇ ਹਿਰਦੇ ਵਿਚ ਵਸਦੀ ਸੀ। ਉਸ 
ਦੇ ਰੂਪ ਦੇ ਬਰਾਬਰ ਕੋਈ ਨਹੀਂ _ਸੀ। ਵਿਧਾਤਾ ਨੇ ਕੇਵਲ ਉਹ ਇਕ ਹੀ (ਅਜਿਹੀ) ਬਣਾਈ 
ਸੀ।੨। 
ਦੰਹਾਰਾ 

ਉਸ ਤੋਂ ਦੋ ਪੁੱਤਰ ਪੈਦਾ ਹੋਏ ਜੋ ਅਸੀਮ ਰੂਪ ਦੀ ਖਾਣ ਸਨ। ਉਨ੍ਹਾਂ ਦਾ ਤੇਜ ਅਤੇ 
ਡਰ ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ _ਸੀ।੩। 


੭%/ਤਲ 


ਪਹਿਲੇ ਦਾ ਸ਼ੁਭ ਨਾਂ _ਬ੍ਰਿਖਭ _ਕੇਤੁ ਸੀ ਅਤੇ ਦੂਜੇ ਦਾ ਨਾਂ _ਬ੍ਯਾਘੂ _ਕੇਤੁ _ਸੀ। _ਉਹ 
(ਦੋਵੇਂ) ਜਗਤ _ਵਿਚ _ਰੂਪਵਾਨ ਅਤੇ _ਬਲਵਾਨ ਕਹੇ ਜਾਂਦੇ ਸਨ। _(ਇੰਜ ਪ੍ਰਤੀਤ ਹੁੰਦਾ ਸੀ) 
ਮਾਨੋ ਉਸ ਨਗਰ _ਵਿਚ ਦੂਜੇ ਸੂਰਜ ਅਤੇ ਚੰਦੁ ਪ੍ਰਗਟ _ਹੋ_ ਗਏ _ਹੋਣ।੪। 


ਜਦ ਉਨ੍ਹਾਂ `ਤੇ ਜਵਾਨੀ _ਚੜ੍ਹੀ ਅਤੇ _ਬਚਪਨ _ਬੀਤ _ਗਿਆ। _(ਤਦ) ਉਨ੍ਹਾਂ ਨੇ ਅਨੇਕ 
ਨੂੰ ਬਹੁਤ ਢੰਗਾਂ ਨਾਲ _ਸੰਘਾਰਿਆ ਅਤੇ ਆਪਣੀ ਪੂਜਾ ਅਤੇ ਸੇਵਕਾਂ ਨੂੰ _ਪਾਲਿਆ।੫। 


ਦੇ ਦੇਸ ਜਿਤ ਕੇ ਬਹੁਤ ਸਾਰੇ ਵੈਰੀ ਰਾਜੇ ਅਧੀਨ ਕੀਤੇ ਸਨ। 
ਦੇ ਸਿਰ ਉਤੇ ਸੂਰਜ _ਵਾਂਗ _ਸ਼ੁਭਾਇਮਾਨ _ਸਨ।੬। 
ਪਰ ਦੂਜੇ ਦਾ ਰੂਪ ਅਪਾਰ ਸੀ। ਦੇਸਾਂ ਦੇਸਾਂ ਤੋਂ ਆ 
ਸੇਵਾ _ਕਰਦੀਆਂ _ਸਨ।੭। 


ਜਿਹੋ ਜਿਹਾ ਛੋਟਾ ਕੁੰਵਰ ਸੁੰਦਰ ਸੀ, ਇਹੋ ਜਿਹਾ ਕਿਸੇ ਦੇਸ਼ ਵਿਚ ਵੀ ਨਹੀਂ ਸੀ। ਉਹ 
ਜਾਂ ਦੂਜਾ ਸੂਰਜ ਸੀ, ਜਾਂ _ਚੰਦੂਮਾ ਸੀ ਜਾਂ _ਕੁਬੇਰ ਸੀ।੮। 


ਚੱਪਾਣ? 
ਤਾ ਕੀ ਮਾਤ ਪੁਤ੍ਰ ਕੀ ਲਖਿ ਛਬਿ। ਜਾਤ ਭਈ ਸੁਧਿ ਸਾਤ ਤਵਨ ਸਬ। 
ਰਮ੍ਯੋ ਚਹਤ _ਲਹੁ ਸੁਤ ਕੇ _ਸੰਗਾ। ਰਾਨੀ ਬ੍ਯਾਪੀ ਅਧਿਕ _ਅਨੰਗਾ। _੯। 


ਤਿਹ ਤਬ ਚਹਾ ਨਾਥ ਕਹ _ਮਰਿਯੈ। ਪੁਨਿ ਟੀਕਾ ਕੋ ਪੁਤੁ ਸੰਘਰਿਯੈ। 
ਕਵਨ ਚਰਿਤਰ ਕਹ ਕਹਾ ਬਿਚਾਰੋ। _ਲਹੁ ਸਿਰ ਪੁਤ੍ਰ ਛਤ੍ ਕਹ ਢਾਰੋ। ੧0। 


ਏਕ ਦਿਵਸ ਸਿਵ ਧੁਜਹਿ _ਬੁਲਾਯੋ। _ਮਦਰਾ ਸੋ ਕਰਿ ਮਤ ਸੁਵਾਯੋ। 
ਪੁਨਿ ਟੀਕਾ ਕੋ ਪੂਤ _ਹਕਾਰਾ। ਅਧਿਕ ਮਤ _ਤਾਹੂ _ਕਹ _ਪ੍ਯਾਰਾ। _੧੧। 


ਦੰਹਰਾ 
ਪਤਿ ਸੁਤ ਪੁਥਮ _ਸੁਵਾਇ ਕਰਿ _ਕਾਢਿ ਲਿਯਾ ਅਸਿ ਹਾਥ। 
ਪੂਤ ਹੇਤ ਮਾਰਾ ਤਿਨੈ ਹਾਥ ਆਪਨੇ _ਸਾਥ। _੧੨। 
ਚੱਪਣਾ 
ਮਾਰਿ ਪੂਤ ਪਤਿ ਰੋਇ ਪੁਕਾਰਾ। ਪਤਿ ਸੁਤ ਸੁਤ ਪਤਿ ਮਾਰਿ ਸੰਘਾਰਾ। 
ਮਦ ਕੇ ਮਹਾ ਮਤ ਏ ਭਏ। ਆਪੂਸ ਮੈ ਕੋਪਿਤ ਤਨ ਤਏ। ੧੩। 
ਉਦਿਤ ਦੋਊ ਆਹਵ ਕਹ _ਭਏ। _ਕਾਢਿ ਕ੍ਰਿਪਾਨ ਕੋਪ ਤਨ _ਤਏ। 
ਅਸਿ ਲੈ ਪਿਤੁ ਸੁਤ ਕੇ ਸਿਰ ਝਾਰਾ। ਪੂਤ ਕਾਢਿ _ਪਿਤੁ ਸੀਸ ਪੁਹਾਰਾ। ੧੪। 


ਮੈ ਠਾਢੀ ਇਹ _ਚਰਿਤ ਨਿਹਾਰਾ। ਫੂਟਿ ਨ ਗਏ ਨੈਨ _ਕਰਤਾਰਾ। 
ਦਾਵ ਬਚਾਇ ਨ ਇਨ ਤੇ ਅਯੋ। ਤਾ ਤੇ ਕਾਲ ਦੁਹੁੰਨ ਕੇ ਭਯੋ। ੧੫। 


ਅਬ ਹੋ _ਦੈਵ ਕਹੌ ਕਾ ਕਰੌ। ਉਰ ਮਹਿ ਮਾਰਿ ਕਟਾਰੀ ਮਰੋ। 
ਬਾਨ ਪੁੁਸਥ ਹੈ ਬਨਹਿ ਸਿਧੈ ਹੋ। ਲਹੁ ਸੁਤ ਕੇ ਸਿਰ ਛਤਰ ਢੁਰੈ ਹੋ। ੧੬। 


ਪ੍ਰਥਮ ਪੂਤ ਪਤਿ ਕੋ ਬਧ _ਕੀਨਾ। ਬਹੁਰਿ ਰਾਜ ਲਹੁ ਸੁਤ ਕਹ ਦੀਨਾ। 
ਬਹੁਰੌ ਭੇਖ _ਅਤਿਥ ਕੋ _ਧਾਰੀ। ਪੰਥ _ਉਤਰਾ ਓਰ _ਸਿਧਾਰੀ। ੧੭। 
ਦੰਹਰਾ 
ਤਹਾ ਜਾਇ ਤਪਸਾ ਕਰੀ ਸਿਵ ਕੀ ਬਿਬਿਧ ਪੁਕਾਰ। 
ਭੂਤ _ਰਾਟ ਰੀਝਤ ਭਏ _ਨਿਰਖਿ _ਨਿਠੁਰਤਾ ਨਾਰਿ। _੧੮। 


ਚੱਪਲਾਂ 


ਬਰੰਬ੍ਰਯੂਹ ਪੁਤ੍ਰੀ ਹੈ _ਕਹਾ। ਜੋ ਤਵ ਬ੍ਰਯਾਪਿ ਹ੍ਿਦੈ ਮਹਿ ਰਹਾ। 
ਦੇਹੁ ਤ ਪਿਤਾ ਇਹੈ ਬਰ ਪਾਊ। ਬਿਰਧਾ ਤੇ ਤਰੁਨੀ ਹ੍ਹੈ _ਜਾਊ। ੧੯। 


ਚਰਿਤ੍ਰ ਪਾਖਿਆਨ ੧੮੭ 


ਜੱਪਣਾ 

ਉਸ ਦੀ ਮਾਤਾ ਪੁੱਤਰ ਦੀ ਛਬੀ ਨੂੰ ਵੇਖ ਕੇ ਸਾਰੀਆਂ _ਸੌਤੇ ਸੁੱਧਾਂ ਭੁਲ ਜਾਂਦੀ ਸੀ। 
ਉਹ ਛੋਟੇ ਪੁੱਤਰ ਨਾਲ _ਰਮਣ _ਕਰਨਾ ਚਾਹੁੰਦੀ ਸੀ (ਕਿਉਂਕਿ) ਰਾਣੀ (ਦੇ ਸ਼ਰੀਰ ਵਿਚ) 
ਬਹੁਤ _ਕਾਮ ਵਿਆਪਕ ਹੋ __ਗਿਆ _ਸੀ।੯। 

ਉਸ ਨੇ ਤਦ ਸੋਚਿਆ ਕਿ ਪਤੀ (ਰਾਜੇ) ਨੂੰ ਮਾਰਿਆ ਜਾਵੇ ਅਤੇ ਫਿਰ ਰਾਜ ਤਿਲਕ 
ਪ੍ਰਾਪਤ _ਕਰਨ _ਵਾਲੇ (ਵੱਡੇ) ਪੁੱਤਰ ਨੂੰ ਮਾਰਿਆ ਜਾਵੇ। ਸੋਚਣ ਲਗੀ ਕਿ _ਕਿਹੜਾ ਚਰਿਤਰ 


ਕੀਤਾ ਜਾਏ ਕਿ ਛੋਟੇ ਪੁੱਤਰ ਦੇ ਸਿਰ _ਉਤੇ _ਰਾਜ-ਛਤ੍ਹ _ਝੁਲਾਇਆ _ਜਾਏ।੧0। 

(ਉਸ ਨੇ) ਇਕ ਦਿਨ ਸ਼ਿਵ ਧੁਜ (ਰਾਜਾ ਰੁਦੁ ਕੇਤੁ) ਨੂੰ ਬੁਲਾਇਆ ਅਤੇ ਸ਼ਰਾਬ ਨਾਲ 
ਮਸਤ _ਕਰ ਕੇ _ਸੁਆ ਦਿੱਤਾ। ਫਿਰ _ਤਿਲਕ-ਧਾਰੀ ਪੁੱਤਰ ਨੂੰ ਬੁਲਾਇਆ ਅਤੇ ਉਸ ਨੂੰ 
ਪਿਆਰ ਨਾਲ ਅਧਿਕ (ਸ਼ਰਾਬ _ਪਿਲਾ ਕੇ _) _ਮਸਤ ਕਰ _ਦਿੱਤਾ।੧੧। 
ਦੰਹਰ” 

ਪਤੀ ਅਤੇ ਪੁੱਤਰ ਨੂੰ _ਸੁਆ ਕੇ ਹੱਥ _ਵਿਚ ਤਲਵਾਰ ਖਿਚ _ਲਈ। _ਆਪਣੇ (ਛੋਟੇ) 
ਪੁੱਤਰ _ਕਾਰਨ ਉਨ੍ਹਾਂ ਨੂੰ ਆਪਣੇ _ਹੱਥ _ਨਾਲ _ਮਾਰ _ਦਿੱਤਾ।੧੨। 
ਚੱਪਾਣ 


ਪੁਤਰ ਅਤੇ ਪਤੀ ਨੂੰ ਮਾਰ ਕੇ _ਢਾਹਾਂ ਮਾਰ ਕੇ ਰੋਣ ਲਗ ਗਈ ਕਿ ਪਤੀ ਨੇ ਪੁੰਤਰ 


ਅਤੇ ਪੁੱਤਰ ਨੇ _ਪਤੀ ਨੂੰ ਮਾਰ ਦਿੱਤਾ ਹੈ। ਸ਼ਰਾਬ ਵਿਚ ਦੋਵੇਂ ਮਸਤ ਹੋ ਗਏ _ਸਨ। (ਇਸ 
ਲਈ) ਆਪਸ _ਵਿਚ ਕ੍ਰੋਧ ਨਾਲ ਤਪ ਗਏ _(ਭਾਵ1 ਲੜ _ਪਏ)।੧੩। 
ਦੋਵੇਂ ਲੜਾਈ ਕਰਨ ਲਈ _ਉਤਾਰੂ ਹੋ ਗਏ ਅਤੇ ਤਲਵਾਰਾਂ ਕੱਢ ਕੇ ਗੁੱਸੇ ਨਾਲ ਤਪ 


ਗਏ। ਪਿਉ ਨੇ ਤਲਵਾਰ ਲੈ ਕੇ ਪੁੱਤਰ ਦੇ ਸਿਰ ਵਿਚ ਮਾਰੀ ਅਤੇ ਪੁੱਤਰ ਨੇ _(ਤਲਵਾਰ) 
ਕਢ ਕੇ ਪਿਤਾ ਦੇ ਸਿਰ ਵਿਚ ਮਾਰੀ।੧੪। 

ਮੈਂ ਖੜੋਤੀ ਹੋਈ ਨੇ ਇਹ ਚਰਿਤ੍ਰ ਵੇਖਿਆ, ਹੇ ਪਰਮਾਤਮਾ! ਮੇਰੀਆਂ ਅੱਖਾਂ ਫਟ ਕਿਉਂ 
ਨ ਗਈਆਂ? ਇਨ੍ਹਾਂ `ਨੂੰ _ਦਾਉ _ਬਚਾਣਾ ਨ 'ਆਇਆ। _ਇਸ ਲਈ ਦੋਹਾਂ ਦਾ ਕਾਲ ਆ 
'ਗਿਆ।੧੫। 

ਹੇ ਪੂਭੂ! ਹੁਣ ਦਸੋ ਮੈਂ ਕੀ ਕਰਾਂ। ਕੀ ਹਿਰਦੇ ਵਿਚ ਕਟਾਰ ਮਾਰ ਕੇ ਮਰ ਜਾਵਾਂ। 
ਸੈਨਿਆਸੀ ਹੋਕੇ ਬਨ ਨੂੰ ਚਲੀ ਜਾਵਾਂ ਅਤੇ ਛੋਟੇ ਪੁੱਤਰ ਦੇ _ਸਿਰ _ਉਤੇ _ਰਾਜ-ਛਤ੍ਰ _ਝੁਲਾ 
ਦਿਆਂ।੧੬। 

ਪਹਿਲਾਂ ਪਤੀ ਅਤੇ ਪੁਤਰ ਨੂੰ ਮਾਰਿਆ ਅਤੇ ਫਿਰ ਛੋਟੇ ਪੁੱਤਰ ਨੂੰ ਰਾਜ ਦੇ _ਦਿੱਤਾ। 
ਫਿਰ ਜੋਗਣ ਦਾ ਰੂਪ ਧਾਰਨ ਕੀਤਾ ਅਤੇ ਫਿਰ ਉਤਰ ਦਿਸ਼ਾ ਦੇ ਮਾਰਗ ਉਤੇ ਪੈ _ਗਈ।੧੭। 
ਦੰਹਰਾ 

ਉਥੇ ਜਾ ਕੇ ਸ਼ਿਵ ਦੀ ਬਹੁਤ ਤਰ੍ਹਾਂ ਨਾਲ _ਤਪਸਿਆ _ਕੀਤੀ। (ਉਸ) ਇਸਤਰੀ ਦੀ 
ਕਠੋਰ ਸਾਧਨਾ _(ਤਪਸਿਆ) ਨੂੰ ਵੇਖ ਕੇ ਰੁਦੂ (ਭੂਤ _ਰਾਟ”) ਪ੍ਰਸੰਨ ਹੋ_ ਗਏ।੧੮। 
ਜੱਪਣਾ 

(ਸ਼ਿਵ ਨੇ) ਕਿਹਾ ਹੇ ਪੁੱਤਰੀ! (ਤ”) ਵਰ ਮੰਗ ('ਬਰੈਬ੍ਯਹ”) ਜੋ ਤੇਰੇ ਹਿਰਦੇ ਵਿਚ 
ਵਿਆਪ ਰਿਹਾ ਹੈ। (ਰਾਣੀ ਨੇ ਕਿਹਾ!) ਹੇ ਪਿਤਾ! ਜੇ ਦੇਣਾ ਚਾਹੋਂ, (ਤਾਂ ਮੈਂ) ਤੁਹਾਡੇ ਤੋਂ 
ਵਰ ਪ੍ਰਾਪਤ ਕਰਾਂ _ਕਿ _ਬਿਰਧ ਤੋਂ ਜਵਾਨ ਹੋ ਜਾਵਾਂ।੧੯। 


੧੮੮ 


ਦੰਹਰਾ 
ਬਿਰਧਾ _ਤੇ _ਤਰੂਨੀ ਭਈ _ਬਰੁ _ਦੀਨਾ ਤ੍ਰਿਪਰਾਰਿ। 
ਤੁਚਾ ਪੁਰਾਤਨ ਛਾਡਿ _ਕਰਿ ਜ੍ਯੋ _ਅਹਿ_ਕੁੰਚੁਰ ਡਾਰਿ। ੨0। 
ਦੱਪਲ? 
ਬਿਰਧਾ ਤੇ _ਤਰੁਨੀ ਜਬ _ਭਈ। ਤਬ ਚਲਿ ਤਿਸੀ ਨਗਰ ਕਹ _ਗਈ। 
ਜਹ ਖੇਲਤ ਸੁਤ ਚੜਾ _ਸਿਕਾਰਾ। ਮਾਰੇ _ਰੀਛ _ਰੋਝ _ਝੰਖਾਰਾ। ੨੧। 


ਏਕ ਮਿਿਗੀ ਕਾ ਭੇਸ ਧਰਾ ਤਬ। ਤਨ ਕੇ ਬਸਤ੍ਰ ਛੋਡ ਸੁੰਦਰ ਸਬ। 


ਖੇਲਤ ਹੁਤੋ _ਅਖਿਟ ਸੁਤ ਜਹਾ। ਹਰਨੀ ਹ੍ਹੈ ਨਿਕਸਤ ਭੀ ਤਹਾ। ੨੨। 


ਤਾ ਪਾਛੇ ਤਿਹ ਸੁਤ ਹੈ ਡਾਰਾ। ਸੰਗੀ ਕਿਸੂ ਨ ਓਰ ਨਿਹਾਰਾ। 
ਏਕਲ _ਜਾਤ ਦੂਰਿ ਭਯੋ _ਤਹਾ। ਥੋ ਬਨ ਘੋਰ _ਭਯਾਨਕ ਜਹਾ। _੨੩। 


ਸਾਲ _ਤਮਾਲ ਜਹਾ ਦੂਮ ਭਾਰੇ। ਨਿੰਬੂ ਕਦਮ ਸੁ _ਬਟ _ਜਟਿਯਾਰੇ। 
ਸੀਬਰ _ਤਾਰ ਖਜੂਰੇ _ਭਾਰੀ। ਨਿਜ _ਹਾਥਨ ਜਨੁ _ਈਸ _ਸੁਧਾਰੀ। ੨੪। 


ਮ੍ਿਗੀ ਜਾਇ ਤਹ ਗਈ _ਭੁਲਾਈ। _ਉਤਮਾਂਗਨਾ _ਭੇਸ _ਬਨਾਈ। 


ਆਨਿ ਅਪਨ ਤਿਹ ਰੂਪ _ਦਿਖਾਰਾ। ਰਾਜ _ਕੁਅਰ ਮੋਹਿਤ ਕਰਿ _ਡਾਰਾ। ੨੫ 


੭%/ਤਲ 
ਸੁਰੀ ਆਸੁਰੀ ਕਿੰਨ੍ਹਨਿ ਕਵਨ _ਬਿਚਾਰਿਯੈ। 
ਨਰੀ _ਨਾਗਨੀ _ਨਗਨੀ _ਕੋ__ਜਿਯ _ਧਾਰਿਯੈ। 
ਗੰਧਰਬੀ _ਅਪਸਰਾ ਕਵਨ _ਇਹ _ਜਾਨਿਯੈ। 
ਹੋ ਰਵੀ ਸਸੀ _ਬਾਸਵੀ ਪਾਰਬਤੀ _ਮਾਨਿਯੈ। _੨੬। 


ਰਾਜ ਕੁਮਾਰ ਨਿਰਖ ਤਹ ਰਹਾ ਲੁਭਾਇ ਕੈ। 
ਪੂਛਤ ਭਯੋ _ਚਲਿ ਤਾਹਿ ਤੀਰ ਤਿਹ ਜਾਇ ਕੈ। 
ਨਰੀ _ਨਾਗਨੀ _ਨਗਨੀ ਇਨ ਤੇ _ਕਵਨਿ ਤੁਯ। 
ਹੋ ਕਵਨ ਸਾਚੁ ਕਹਿ ਕਹਿਯੋ ਸੁ ਤਾ ਤੈ ਏਸ ਭੁਅ। ੨੭। 


ਦੰਹਰਾ 
ਮਨ ਬਚ ਕ੍ਰਮ ਮੈ ਤੋਰਿ ਛਬਿ ਨਿਰਖਤ ਗਯੋ _ਲੁਭਾਇ। 
ਅਬ ਹੀ ਹ੍ਹੈ ਅਪਨੀ ਬਸਹੁ ਧਾਮ ਹਮਾਰੇ ਆਇ। _੨੮। 


ਚਰਿਤ੍ਰ ਪਾਖਿਆਨ ੧੮੯ 


ਦੰਹਰਾ” 

ਸ਼ਿਵ ਨੇ (ਵਰ) ਦਿੱਤਾ ਅਤੇ (ਉਹ) ਬੁੱਢੀ ਤੋਂ ਜਵਾਨ ਹੋ __ਗਈ। ਸੌਂਪ ਦੇ ਕੁੰਜ 
ਉਤਾਰਨ ਵਾਂਗ (ਉਸ ਇਸਤਰੀ ਨੇ) ਪੁਰਾਤਨ ਚਮੜੀ _ਉਤਾਰ _ਦਿੱਤੀ।੨0। 
ਚੱਪਾਣ 

ਜਦ ਉਹ ਬਿਰਧ ਤੋਂ ਜਵਾਨ ਹੋ ਗਈ ਤਾਂ ਚਲ ਕੇ ਉਸੇ ਨਗਰ ਵਲ ਗਈ ਜਿਥੇ 
(ਉਸ ਦਾ) ਪੁੱਤਰ ਸ਼ਿਕਾਰ ਖੇਡਣ ਚੜ੍ਹਿਆ ਹੋਇਆ ਸੀ ਅਤੇ (ਬਹੁਤ ਸਾਰੇ) ਰਿਛ, ਰੋਝ ਅਤੇ 
ਬਾਰਾਸਿੰਘੇ ਮਾਰੇ _ਹੋਏ _ਸਨ।੨੧। 

ਤਦ (ਉਸ ਇਸਤਰੀ ਨੇ) ਇਕ _ਹਿਰਨੀ ਦਾ ਭੇਸ ਧਾਰ ਲਿਆ ਅਤੇ ਸ਼ਰੀਰ ਦੇ ਸਾਰੇ 
ਸੁੰਦਰ ਬਸਤ੍ਰ _ਉਤਾਰ _ਦਿੱਤੇ। _ਹਿਰਨੀ ਦਾ ਰੂਪ ਧਾਰ ਕੇ ਉਥੇ ਜਾ ਨਿਕਲੀ ਜਿਥੇ ਪੁੱਤਰ 
ਸ਼ਿਕਾਰ ਖੇਡ ਰਿਹਾ _ਸੀ।੨੨। 

ਉਸ _(ਹਿਰਨੀ _ਬਣੀ ਰਾਣੀ) ਦੇ ਪਿਛੇ ਪੁੱਤਰ ਨੇ _(ਘੋੜਾ) ਭਜਾ ਦਿੱਤਾ ਅਤੇ ਕਿਸੇ 
ਸੰਗੀ ਸਾਥੀ ਵਲ ਨ ਵੇਖਿਆ। ਉਹ ਇਕੱਲਾ ਬਹੁਤ ਦੂਰ ਨਿਕਲ ਗਿਆ ਜਿਥੇ ਬਹੁਤ 
ਭਿਆਨਕ ਬਨ _ਸੀ।੨੩। 

ਜਿਥੇ ਸਾਲ ਅਤੇ ਤਮਾਲ ਦੇ ਵੱਡੇ ਬ੍ਰਿਛ ਸਨ ਅਤੇ ਨਿੰਬੂ, ਕਦਮ ਅਤੇ _ਜਟਾਵਾਂ ਵਾਲੇ 
ਬੋਹੜ _ਸਨ। _ਸੀਬਰ _(ਸਿੰਬਲ ਜਾਂ _ਸ੍ਰੀਫਲ), ਤਾੜ, _ਖਜੂਰ ਆਦਿ ਦੇ _ਭਾਰੀ (ਦਰਖ਼ਤ) _ਸਨ। 
(ਇੰਜ ਲਗਦਾ ਸੀ) ਮਾਨੋ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬਣਾਇਆ ਹੋਵੇ।੨੪। 

ਹਿਰਨੀ ਉਥੇ ਪਹੁੰਚ _ਕੇ _ਅਲੋਪ _ਹੋ__ਗਈ ਅਤੇ ਉੱਤਮ ਇਸਤਰੀ _ਦਾ ਭੇਸ ਬਣਾ 
ਲਿਆ। ਆ ਕੇ ਉਸ ਨੂੰ ਆਪਣਾ ਰੂਪ ਵਿਖਾਇਆ ਅਤੇ ਰਾਜ ਕੁੰਵਰ ਨੂੰ ਮੋਹਿਤ ਕਰ 
ਦਿੱਤਾ।੨੫। 
੭%/ੜਲ 

(ਕੁੰਵਰ ਪੁੱਛਣ ਲਗਾ) ਦਸ, ਤੂੰ ਦੇਵ ਇਸਤਰੀ, ਦੈਂਤ ਇਸਤਰੀ ਜਾਂ _ਕਿੰਨਰੀ ਵਿਚੋਂ 
ਕੌਣ ਹੈਂ? ਨਰੀ, _ਨਾਗਨੀ ਜਾਂ ਪਹਾੜਨ (ਕੌਣ ਹੈਂ ਅਤੇ) ਮਨ ਵਿਚ ਕੀ ਧਾਰਿਆ ਹੋਇਆ 
ਹੈ? ਗੰਧਰਬੀ ਜਾਂ _ਅਪੌਂਛਰਾ ਇਨ੍ਹਾਂ ਵਿਚ ਕਿਹੜੀ ਸਮਝੀਏ। ਜਾਂ ਸੂਰਜ, ਚੰਦ੍ਰਮਾ, ਇੰਦਰ ਜਾਂ 
ਸ਼ਿਵ ਦੀ ਪਾਰਬਤੀ _ਮੰਨੀਏ।੨੬। 

ਰਾਜ ਕੁਮਾਰ ਉਸ ਨੂੰ ਵੇਖ ਕੇ ਲੁਭਾਇਮਾਨ ਹੋ _ਗਿਆ। ਉਸ ਕੋਲ ਜਾ ਕੇ ਪੁਛਣ 
ਲਗਾ ਕਿ ਨਰੀ, ਨਾਗਨੀ, ਪਹਾੜੀ ਇਸਤਰੀ ਵਿਚੋਂ ਤੂੰ ਕੌਣ ਹੈਂ? (ਤੂੰ) ਕੌਣ ਹੈਂ, ਸੌਚ ਕਹਿ, 
ਇਸ ਭੂਮੀ ਦੇ ਰਾਜੇ ਨੂੰ ਦਸ ਦੇ (ਅਚਥਾਂਤਰ! ਜਾਂ ਇਸ ਧਰਤੀ ਦੀ ਪੁੱਤਰੀ ਹੈਂ “ਕਹਿਯੋ 
ਸਤਾ ਤੈ ਇਸ _ਭੁਅ')।੨੭। 
ਦੰਹਰਾ” 

ਮੈਂ ਤੇਰੀ ਛਬੀ ਨੂੰ ਵੇਖ ਕੇ ਮਨ, ਬਚਨ ਅਤੇ ਕਰਮ ਕਰ ਕੇ ਮੋਹਿਤ ਹੋ ਗਿਆ ਹਾਂ। 
ਹੁਣ ਹੀ ਮੇਰੀ (ਇਸਤਰੀ) ਬਣ ਕੇ ਮੇਰੇ ਘਰ ਵਿਚ ਆ ਕੇ ਵਸ।੨੮। 


੧੯0 


ਸੀ _ਦਸਮ-ਗ੍ਰੰਥ _ਸਾਹਿਬ 


੭%/ਤਲ 


ਏਕ ਆਧ _ਬਿਰ ਨਾਹਿ ਨਾਹਿ ਤਿਨ ਭਾਖਿਯੋ। 

ਲਗੀ _ਨਿਗੋਡੀ ਲਗਨ _ਜਾਤ _ਨਹਿ _ਆਖਿਯੋ। 

ਅੰਤ ਕੁਅਰ ਜੋ ਕਹਾ ਮਾਨਿ ਸੋਈ ਲਿਯੋ। 

ਹੋ ਪਤਿ ਸੁਤ ਪੁਥਮ ਸੰਘਾਰਿ ਲਹੁ ਸੁਤ ਛਲਿ ਪਿਯ ਕਿਯੋ। ੨੯। ੧। 


/ਛਤਾ ਹੀ ਲਾਂਰਤ੍ਹ ੫ਖ੍ਹਯਾਨੇ ਕਯਾ ਲਾਰੜ੍ਹੇ ਮਹਾਂ ਡੂਪ ਅੰਭਾਦੇ ਦੋਇ ਸੌ ਓਨਗਨ ਗਾਠਤ ਸਮਾਪਤਮ 


ਮਤ ਭਨ ਸਤ/ _੨੫੯/ ੪੯੧੭/ ਆਫਨੰ/ 


ਚੱਪਲਾਂ 


ਮਸਤ ਕਰਨ _ਇਕ _ਨ੍ਰਿਪਤਿ _ਜਗਿਸ੍ਹੀ। ਤੇਜ _ਭਾਨ ਬਲਵਾਨ _ਤਪਸ੍ਹੀ। 
ਸੀ _ਕਜਰਾਛ ਮਤੀ ਤਿਹ _ਦਾਰਾ। ਪਾਰਬਤੀ ਕੋ ਜਨੁ _ਅਵਤਾਰਾ। _੧। 


੭%#=ੜਲ਼ 
ਮਸਤ ਕਰਨ ਨ੍ਰਿਪ ਸਿਵ ਪੂਜਾ ਨਿਤਪ੍ਰਤਿ ਕਰੈ। 
ਭਾਤਿ ਅਨਿਕ ਕੇ ਧ੍ਯਾਨ ਜਾਨਿ ਗੁਰ ਪਗੁ ਪਰੈ। 
ਰੈਨਿ ਦਿਵਸ _ਤਪਸਾ ਕੇ ਬਿਖੈ _ਬਿਤਾਵਈ। 
ਹੋ ਰਾਨੀ ਕੇ ਗ੍ਰਿਹਿ ਭੂਲਿ ਨ ਕਬ ਹੀ ਆਵਈ। ੨। 


ਸੋਤ _ਹੁਤੀ ਸੁਪਨਾ ਮਹਿ ਸਿਵ _ਦਰਸਨ_ਦਿਯੋ। 
ਹੋ ਬਚਨ ਆਪਨੇ ਮੁਖ ਤੇ ਹਸਿ ਮੁਹਿ ਯੌ ਕਿਯੋ। ੩। 


ਕਰਿ ਕੈ ਸਿਵ ਕੀ ਪੂਜਾ ਅਧਿਕ ਰਿਝਾਇ ਹੋ। 
ਮੋ ਕਹ ਜੀਵਤ ਮੁਕਤਿ ਸਦਾ ਸਿਵ _ਕਰਹਿਗੇ। 
ਹੋ ਸਪਤ ਮਾਤੁ ਕੁਲ ਸਪਤ ਪਿਤਰ ਕੁਲ _ਤਰਹਿਗੇ। _੫। 


ਦੰਹਰਾ 
ਭੇ ਨ੍ਰਿਪ ਕੀ ਆਗ੍ਯਾ ਗਈ ਲੈ ਸਿਵ ਜੂ ਕੋ ਨਾਮ। 
ਜਿਯਤ ਮੁਕਤਿ ਭੀ ਪਤਿ ਲਹਾ ਬਸੀ ਜਾਰ ਦੇ ਧਾਮ। ੬। ੧। 


/ਏਤਾ ਨੰ ਗਾਰੜ੍ਹ ੫ਲੂਯਾਨੇ /ਤੈਯਾ ਲਾਰੜ੍ਹ ਅਤ ਭੂਪ ਅੰਭਾਦੇ ਦੋਇ ਨੋ ਸ਼ਾਨ ਲਾੰਠਤੂ _ਸਨਆਖਤਮ 


#ਤ ਲੜਨ ਡ#ਤੁ/ _੨੬7/ ੪੯੨੩੭ ਆਫਲੰ/ 


ਚਰਿਤ੍ਰ ਪਾਖਿਆਨ ੧੯੧ 


੭%/ੜਲ 

ਉਸ (ਇਸਤਰੀ ਨੇ) ਇਕ _ਔਧ _ਵਾਰ _'ਨਾਂਹ ਨਾਂਹ” _ਕਹੀ। _ਪਰ ਭੈੜੀ ਲਗਨ ਹੀ 
ਅਜਿਹੀ ਲਗੀ ਸੀ ਕਿ ਬਖਾਨ ਨਹੀਂ ਕੀਤੀ ਜਾ ਸਕਦੀ ਸੀ। ਅੰਤ ਵਿਚ ਕੁੰਵਰ ਨੇ ਜੋ ਕੁਝ 
ਕਿਹਾ, ਉਹੀ ਮੰਨ __ਲਿਆ। ਪਹਿਲਾਂ ਪਤੀ ਅਤੇ ਪੁੱਤਰ ਨੂੰ ਮਾਰ ਕੇ (ਫਿਰ) ਛਲ ਨਾਲ ਛੋਟੇ 
ਪੁੱਤਰ ਨੂੰ (ਆਪਣਾ) ਪ੍ਰੀਤਮ _ਬਣਾ _ਲਿਆ।੨੯। 


/ਏਥੋ ਸੰ ਲਾਠਤੁੱਪ/ਨਆਨ ਦੇ ਤੂੀਆ ਗਾਰੜ੍ਹ ਦੇ ਨਹੀੰ ਭੂਪ ਸੰਭਾਏ ਦੇ ੨੫੯੬ ਲਾਰੜ੍ਹ ਦੀ ਨਆਪਤ 
ਨ ਲਭ _ਹੀ/ ੨੫੯/ ੪੯5੧੭/ ਚਲਟਾ/ 


ਅਵਤਾਰ ਹੋਵੇ।੧। 
੭%/ਤਲ 


ਮਸਤ ਕਰਨ ਰਾਜਾ_ ਰੋਜ਼ ਸ਼ਿਵ ਦੀ ਪੂਜਾ ਕਰਦਾ ਸੀ ਅਤੇ ਅਨੇਕ ਤਰ੍ਹਾਂ ਦੇ ਧਿਆਨ 
ਲਗਾ ਕੇ ਗੁਰੂ ਦੇ ਚਰਨਾਂ _ਉਤੇ _ਡਿਗਦਾ _ਸੀ। _ਦਿਨ ਰਾਤ ਤਪਸਿਆ _ਵਿਚ _ਹੀ _ਬਿਤਾਉਂਦਾ 
ਸੀ 


ਅਤੇ ਰਾਣੀ ਦੇ ਘਰ ਭੁਲ ਕੇ ਵੀ ਨਹੀਂ ਆਉਂਦਾ ਸੀ।੨। 


ਰਾਣੀ ਇਕ ਪੁਰਸ਼ ਨਾਲ ਬਹੁਤ ਪ੍ਰੇਮ ਕਰ ਕੇ, ਉਸ ਨਾਲ ਬਹੁਤ ਰੁਚੀ ਪੂਰਵਕ _ਰਮਣ 
ਕਰਦੀ ਸੀ। (ਉਸ ਨੇ ਆਪਣੇ ਪਤੀ ਰਾਜੇ ਨੂੰ ਕਿਹਾ-- ਮੈਂ) ਸੁਤੀ ਹੋਈ ਸਾਂ ਕਿ ਸੁਪਨੇ ਵਿਚ 
ਸ਼ਿਵ ਨੇ ਦਰਸ਼ਨ ਦਿੱਤੇ ਅਤੇ ਆਪਣੇ ਮੁਖ ਤੋਂ ਹਸਦੇ ਹੋਇਆਂ ਮੈਨੂੰ ਇਹ ਬਚਨ _ਕੀਤੇ।੩। 


/ਨਫ ਨੇ /ਕੈਹਾ-- 


ਇਕ ਸੰਘਣੇ ਬਨ ਵਿਚ ਤੂੰ ਇਕਲੀ ਆ ਕੇ ਮੇਰੀ ਪੂਜਾ ਕਰ ਅਤੇ ਮੈਨੂੰ ਪ੍ਰਸੰਨ _ਕਰ। 
ਮੈਂ ਆਪਣੀ ਜੋਤਿ _ਨਾਲ ਤੇਰੀ ਜੋਤਿ _ਮਿਲਾਵਾਂਗਾ ਅਤੇ ਤੈਨੂੰ ਜੀਵਨ ਮੁਕਤ _ਕਰ ਕੇ ਜਗਤ 
ਨੂੰ ਵਿਖਾਵਾਂਗਾ।੪। 


ਇਸ ਲਈ ਹੇ ਪਤੀ ਦੇਵ! ਤੁਹਾਡੀ ਆਗਿਆ ਲੈ ਕੇ ਉਥੇ ਜਾਂਦੀ ਹਾਂ। ਸ਼ਿਵ ਦੀ ਪੂਜਾ 
ਕਰ ਕੇ (ਉਸ ਨੂੰ) ਬਹੁਤ ਪ੍ਰਸੰਨ ਕਰਦੀ ਹਾਂ। ਮੈਨੂੰ ਸਦਾ ਸ਼ਿਵ ਜੀਵਨ ਮੁਕਤ ਕਰ ਦੇਣਗੇ, 
(ਜਿਸ ਦੇ ਫਲਸਰੂਪ) _ਨਾਨਕੀਆਂ _ਦਾਦਕੀਆਂ ਸੱਤ _ਕੁਲਾਂ ਤਰ _ਜਾਣ _ਗੀਆਂ।੫। 


ਦੰਹਰਾ 
ਸ਼ਿਵ ਦਾ ਨਾਂ ਲੈ ਕੇ ਰਾਜੇ ਦੀ ਆਗਿਆ ਨਾਲ ਚਲੀ ਗਈ। ਪਤੀ ਨੇ ਸਮਝਿਆ ਕਿ 
ਜੀਵਨ ਮੁਕਤ ਹੋ ਗਈ ਹੈ, ਪਰ ਉਹ ਤਾਂ ਯਾਰ ਦੇ ਘਰ ਜਾ ਵਸੀ ਹੈ।੬। 


/ਏਥੋ ਨੰ ਯਾਰੇਤੂੱਪ/ਮਆਨ ਦੇ ਤਆ ਲਾਰੜ੍ਹ ਦੇ ਅੰਤਾਂ ਭੂਪ ਨੰਭਾਏ ਦੇ ੨੬੭ਵ' ਲਾਰਤ੍ਹ ਦੀ ਨਆਪਤ 
ਨ ਲਭ _ਹੰ/ _੨੬6/ ੪੯੨੨੩/ ਚਲਦਾ? 


੧੯੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਅਹਿ ਧੁਜ ਏਕ ਰਹੈ ਰਾਜਾ _ਬਰ। ਜਨੁਕ _ਦੁਤਿਯ ਜਗ _ਵਯੋ ਪ੍ਰਭਾਕਰ। 
ਸ੍ਰੀ ਮਾਸੂਕ ਮਤੀ ਤਿਹ _ਰਾਨੀ। ਰਵੀ ਚੰਦ੍ਰਵੀ ਕੈ ਇੰਦ੍ਰਾਨੀ। ੧। 


ਤਾ ਕੇ ਪੁਤਰ ਹੋਤ ਗ੍ਰਿਹ ਨਾਹੀ। ਇਹ ਚਿੰਤਾ ਤ੍ਰਿਯ ਕੇ ਜਿਯ ਮਾਹੀ। 
ਰਾਜਾ ਤੇ ਜਿਯ ਮਹਿ ਡਰ _ਪਾਵੈ। ਬਹੁ _ਪੁਰਖਨ ਸੰਗ ਕੇਲ ਕਮਾਵੈ। ੨। 


੭%/ੜਲ 
ਏਕ ਦਿਵਸ ਸੁੰਦਰੀ ਝਰੋਖਾ ਬੈਠਿ _ਬਰ। 
ਮਹਿਖਨ ਕੋ ਪਾਲਕ _ਤਹ _ਨਿਕਸਿਯੋ ਆਇ _ਕਰਿ। 
ਮੇਹੀਵਾਲ ਸੋਹਨੀ ਮੁਖ ਤੇ _ਗਾਵਤੋ। 
ਹੋਂ _ਸਭ ਨਾਰਿਨ ਕੇ ਚਿਤ ਕੌ ਚਲਾ ਚੁਰਾਵਤੋਂ। ੩। 


ਦੰਹਰਾ 


ਦੱਪਲ? 
ਮਹਿਖ ਚਰਾਵਤ ਥੋ _ਵਹੁ ਜਹਾ। ਰਾਨੀ ਗਈ ਰਾਤ੍ਰਿ ਕਹ ਤਹਾ। 
ਢਕ ਘਰੀ ਪਾਛੇ ਪਤਿ ਜਾਗਾ। ਅਸਿ _ਗਹਿ ਕਰ ਪਾਛੇ _ਤ੍ਰਿਯ _ਲਾਗਾ। _੫। 


ਸਖੀ ਹੁਤੀ ਇਕ ਤਹਾ ਸ੍ਯਾਨੀ। ਤਿਨ ਇਹ _ਬਾਤ _ਸਕਲ _ਜਿਯ _ਜਾਨੀ। 
ਜੋ ਤਾ ਕੌ ਪਤਿ ਐਸ ਲਹੈ ਹੈ। ਤੌ ਗ੍ਰਹਿ ਜਮ ਕੇ ਦੁਹੂੰ ਪਠੈ ਹੈ। ੬। 


ਆਗੂ ਆਪਿ ਤਹਾ ਉਠਿ _ਗਈ। _ਰਾਨੀ ਜਹਾ _ਮਿਲਤ _ਤਿਹ _ਭਈ। 
ਐਚਿ ਅੰਗ _ਤਿਹ ਤਬੈ _ਜਗਾਯਾ। _ਸਭ _ਬ੍ਰਿਤਾਤ _ਕਹਿ ਤਾਹਿ _ਸੁਨਾਯਾ। _੭। 


%7ਤਲ 
ਤਰਾਸ ਸਮੁੰਦ ਕੇ ਬਿਥੈ_ਬੂਡਿ ਤਰੁਨੀ _ਗਈ। 
ਗਰੇ _ਪਗਰਿਯਾ _ਡਾਰਿ _ਤਿਸੈ _ਮਾਰਤ _ਭਈ। 
ਏਕ ਬਡੇ ਦੂਮ ਸੰਗ ਦਯੋ _ਲਟਕਾਇ ਕੈ। 
ਹੋ ਬਸਤ੍ਰ ਉਤਾਰਿ ਤਰ ਨ੍ਰਾਤ ਭਈ ਤਹ ਜਾਇ ਕੈ। ੮। 


ਚੱਪਲਾਂ 


ਅਹਿ ਧੁਜ ਰਾਜ ਤਹਾ ਤਬ _ਆਯੋ। ਨ੍ਹਾਤ ਮ੍ਰਿਤਕ ਤਰ ਤ੍ਰਿਯ ਲਖਿ ਪਾਯੋ। 
ਪੂਛਤ ਪਕਰਿ ਤਬੈ ਤਿਹ ਭਯੋ। ਜਰਿ ਬਰਿ ਆਠ ਟੂਕ ਹ੍ਹੈ ਗਯੋ। ੯। 


ਚਰਿਤ੍ਰ ਪਾਖਿਆਨ ੧੯੩ 


ਚੱਪਾਣ 

ਅਹਿ ਧੁਜ ਨਾਂ ਦਾ ਇਕ ਸ੍ਰੇਸ਼ਠ ਰਾਜਾ ਰਹਿੰਦਾ ਸੁ 
(ਪੁਗਟ ਹੋਇਆ ਹੋਵੇ)। _ਮਾਸੂਕ ਮਤੀ ਉਸ _ਦੀ ਰਾਣੀ ਸੀ_ਜੋ ਸੂਰਜ, ਚੰਦੂਮਾ ਜਾਂ ਇੰਦਰ 
ਦੀਆਂ ਪਤਨੀਆਂ (ਵਰਗੀ ਸੁੰਦਰ _ਸੀ)।੧। 

ਉਸ ਦੇ ਘਰ ਪੁੰਤਰ ਨਹੀਂ_ ਹੁੰਦਾ ਸੀ। ਇਹੀ 
ਰਹਿੰਦੀ ਸੀ। ਉਹ ਰਾਜੇ ਤੋਂ ਮਨ ਵਿਚ ਬਹੁਤ ਡਰਦੀ 
ਰਤੀ-ਕ੍ਰੀੜਾ ਕਰਦੀ _ਸੀ।੨। 


੭%/=ਲ 


ਇਕ ਦਿਨ ਉਹ ਉੱਤਮ ਸੁੰਦਰੀ (ਆਪਣੇ ਮੌਹਲ ਦੇ) ਝੁਰੋਖੇ ਵਿਚ ਬੈਠੀ ਸੀ ਕਿ ਉਥੋਂ 
ਇਹ ਮੱਝਾਂ ਦਾ ਪਾਲੀ ਆ _ਨਿਕਲਿਆ। ਮੂੰਹ ਤੋਂ'`_ਸੋਹਣੀ ਮੇਹੀਂਵਾਲ (ਦਾ ਕਿੱਸਾ) ਗਾ_ਰਿਹਾ 
ਸੀ ਅਤੇ ਸਾਰੀਆਂ ਇਸਤਰੀਆਂ ਦਾ ਚਿਤ _ਚੁਰਾਈ ਜਾਂਦਾ _ਸੀ।੩। 


ਦੰਹਰਾ 

ਰਾਣੀ ਨੇ (ਜਦ ਉਸ) ਦੀ ਸੁੰਦਰ ਧੁਨੀ ਕੰਨਾਂ ਨਾਲ ਸੁਣੀ ਤਾਂ ਕਾਮ ਦੇਵ ਨੇ (ਬਾਣ 
ਮਾਰ ਕੇ) ਬੇਸੁੱਧ ਕਰ ਦਿੱਤਾ। ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਕਿ ਮੇਂਝਾਂ ਦੇ ਪਾਲੀ 
ਨਾਲ _ਰਮਣ ਕੀਤਾ _ਜਾਏ।੪। 
ਚੱਪਣਾ 

ਜਿਥੇ ਉਹ _ਮੇਝਾਂ _ਚਰਾਉਂਦਾ ਸੀ, ਰਾਣੀ ਰਾਤ ਨੂੰ ਉਥੇ _ਗਈ। ਦੋ ਕੁ ਘੜੀਆਂ ਬਾਦ 
ਪਤੀ ਜਾਗਿਆ ਅਤੇ ਤਲਵਾਰ ਪਕੜ _ਕੇ ਰਾਣੀ ਦੇ ਪਿਛੇ ਲਗ _ਗਿਆ।੫। 

ਉਥੇ ਇਕ ਸਿਆਣੀ ਸਹੇਲੀ ਸੀ। ਉਸ ਨੇ ਇਹ ਸਾਰੀ ਗੌਲ ਦਿਲ ਵਿਚ ਜਾਣ ਲਈ। 
(ਉਸ ਨੇ ਸੋਚਿਆ ਕਿ) ਜੇ ਉਸ ਦਾ ਪਤੀ ਇਸ ਤਰ੍ਹਾਂ (ਦੂਜੇ ਪੁਰਸ਼ ਨਾਲ ਰਮਣ ਕਰਨ ਦੀ 
ਹਾਲਤ _ਵਿਚ) ਵੇਖ ਲਵੇਗਾ ਤਾਂ ਦੋਹਾਂ ਨੂੰ _ਯਮ ਲੋਕ _ਭੇਜ _ਦੇਵੇਗਾ।੬। 

(ਉਹ) ਆਪ ਉਠ ਕੇ ਉਥੇ ਪਹਿਲਾਂ ਪਹੁੰਚ ਗਈ _ਜਿਥੇ ਰਾਣੀ ਉਸ _(ਪਾਲੀ) _ਨਾਲ 
ਸੈਯੋਗ ਸੁਖ ਮਾਣ ਰਹੀ ਸੀ। (ਉਸ ਨੇ) ਉਸ ਦੇ ਸ਼ਰੀਰ ਨੂੰ ਟੁੰਬ ਕੇ ਜਗਾਇਆ ਅਤੇ ਉਸ 
ਨੂੰ ਸਾਰਾ ਬ੍ਰਿਤਾਂਤ ਕਹਿ ਕੇ ਸੁਣਾ ਦਿੱਤਾ।੭। 


੭%/=ਲ 


(ਇਹ ਗੱਲ ਸੁਣ ਕੇ) ਰਾਣੀ ਡਰ ਕੇ ਸਮੁੰਦਰ ਵਿਚ ਡੁਬ ਗਈ। (ਉਸ ਨੇ) ਗੱਲ 
ਵਿਚ ਪਗੜੀ ਪਾ ਕੇ ਉਸ (ਪਾਲੀ) ਨੂੰ ਮਾਰ ਦਿੱਤਾ। ਇਕ ਵੱਡੇ ਬ੍ਰਿਛ ਨਾਲ (ਉਸ ਨੂੰ) 
ਲਟਕਾ ਦਿੱਤਾ ਅਤੇ ਬਸਤ੍ਰ _ਉਤਾਰ ਕੇ ਉਸ ਦੇ ਹੇਠਾਂ ਜਾ ਕੇ ਨਹਾਉਣ ਲਗ _ਗਈ।੮। 


ਚੱਪਾਣ 

ਤਦ ਰਾਜਾ _ਅਹਿ ਧੁਜ ਉਥੇ ਪਹੁੰਚ ਗਿਆ ਅਤੇ ਮੁਰਦੇ ਦੇ ਹੇਠਾਂ ਇਸਤਰੀ 
ਨਹਾਉਂਦਿਆਂ _ਵੇਖਿਆ। ਤਦ ਹੀ (ਉਸ ਨੇ) ਇਸਤਰੀ ਨੂੰ ਪਕੜ ਕੇ ਪੁਛਿਆ ਅਤੇ 
ਬਲ ਕੇ ਔਠ ਟੋਟੇ ਹੋ _ਗਿਆ।੯। 


ਗਰ 0੨੧੨ 


੧੯੪ 


ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਨਿਜੁ ਧਾਮਨ ਕਹ _ਛੋਰਿ ਕੈ ਕ੍ਯੋ ਆਈ ਇਹ ਨੌਰ। 
ਸਾਚੁ ਕਹੈ ਤੋਂ ਛਾਡਿ ਹੌ_ਹਨੋ ਕਹੈ ਕਛੁ _ਔਰ। ੧0। 
ਚੱਪਣਾ 
ਤਬ ਤ੍ਰਿਯ ਜੋਰਿ ਦੁਹੂੰ ਕਰ _ਲਿਆ। ਪਤਿ ਪਾਇਨਿ ਤਰ ਮਸਤਕਿ _ਦਿਯਾ। 
ਪ੍ਰਥਮ ਸੁਨਹੁ _ਪਿਯ ਬੈਨ ਹਮਾਰੇ। ਬਹੁਰਿ ਕਰਹੁ ਜੋ ਹ੍ਰਿਦੈ ਤਿਹਾਰੇ। ੧੧। 
ਮੋਰੇ ਬਢੀ ਅਧਿਕ ਚਿੰਤਾ ਚਿਤ। ਧ੍ਯਾਨ ਧਰੋ ਸ੍ਰੀ ਪਤਿ ਕੌ _ਨਿਤਿ ਪ੍ਰਤਿ। 
ਪੂਤ ਦੇਹੁ ਪ੍ਰਭੁ _ਧਾਮ _ਹਮਾਰੇ। ਪਲ _ਪਲ _ਬਲਿ ਬਲਿ ਜਾਉ ਤਿਹਾਰੇ। ੧੨। 


੭%#=ੜਲ 

ਪੁਤ ਹੇਤ ਮੈ ਹਯਾ ਤਸਕਰ ਤਰ ਆਇ ਕੈ। 

ਮਜਨ _ਕੀਯਾ ਬਨਾਇ ਅਧਿਕ ਸੁਖ ਪਾਇ ਕੈ। 

ਸਾਚ ਕਹਾ _ਪਿਯ _ਤੋਹਿ ਜਾਨ ਜਿਯ _ਲੀਜਿਯੈ। 

ਹੋ ਅਵਰੁ ਨ ਯਾ ਤੇ ਬਾਤ ਜੁ ਜਾਨ ਸੁ ਕੀਜੀਯੈ। ੧੩। 
ਦੰਹਰਾ 

ਸੁਨਿ ਰਾਜਾ ਐਸੋ ਬਚਨ _ਜਿਯ ਮਹਿ ਭਯੋ ਪ੍ਰਸੰਨ੍ਯ। 

ਤ੍ਰਿਯ ਹੈ ਅਸ ਹਠ ਕਿਯਾ ਧਰਨੀ ਤਲ ਮਹਿ ਧੰਨ੍ਯ। ੧੪। 


2 ।( 


ਚੱਪਲਾਂ 
ਤਿਯ ਮੋ ਪੈ ਕਹਾ ਬਿਚਾਰੀ। ਸਾਚ ਵਹੈ ਮੈ ਨੈਨ ਨਿਹਾਰੀ। 


੨ 


ਜੋ 

ਅਸ ਚਰਿਤ੍ਰ ਸੁਤ ਹਿਤ ਜਿਨ _ਕਿਯਾ। _ਧੈਨਿ ਧੈਨਿ ਕੁਅਰਿ ਤਿਹਾਰੋ _ਹਿਯਾ। _੧੫। 
ਦੰਹਰਾ 

ਨਿਰਸੈਦੇਹ ਤੁਮਰੇ ਸਦਨ ਹ੍ਹੈਹੈ ਪੂਤ _ਅਪਾਰ। 

ਹਠੀ _ਜਪੀ _ਤਪਸੀ ਸਤੀ ਸੂਰਬੀਰ ਸੁ _ਕੁਮਾਰ। _੧੬। 


੭%#=ੜਾਲ 
ਤਾਹਿ ਭੋਗਿ ਫਾਸੀ ਸੌ ਬਹੁਰਿ ਸੰਘਾਰਿਯੋ। 
ਕਰਿ ਕੈ ਨ੍ਰਿਪਹਿ ਚਰਿਤ੍ਰ ਇਹ ਭਾਤਿ ਦਿਖਾਰਿਯੋ। 
ਮੂੜ ਪ੍ਰਫੁਲਿਤ ਭਯੋ ਨ ਕਛੁ ਤਾ ਕੌ _ਕਹਾ। 
ਹੋ _ਧੈਨਿ ਧੈਨਿ ਕਹਿ ਨਾਰਿ ਮਗਨ ਹ੍ਹੈ ਮਨ ਰਹਾ। ੧੭। ੧। 


/ਏੰਤਾ ਹਾੰ ਗਾਹਤ੍ਹ ਪਲ੍ਯਾਨੋ ਤਰਲ ਲਾਹੇੜ੍ਹੇ ਨਹ ਝੂਪ ਨੱਭਾਏੇ ਲੋਇ ਸੈਂ /ਏਕਗ਼ਨੈ ਲਾਰੜ੍ਹ _ਅਆਪਤਮਆ 
ਮਤੁ _ਨਭਨ ਅਤ) _੨੬੧/ ੪੯੪6/ ਅਆਫਹੰ/ 


ਚਰਿਤ੍ਰ ਪਾਖਿਆਨ ੧੯੫ 


ਛਡ ਕੇ (ਤੂੰ) ਇਥੇ ਕਿਉਂ ਆਈ ਹੈਂ। ਜੇ ਸੱਚ 
ਕੁਝ ਹੋਰ _ਕਹੇਂਗੀ _ਤਾਂ ਮਾਰ _ਦਿਆਂਗਾ।੧0। 
ਚੱਪਾਣ 

ਤਦ ਇਸਤਰੀ ਨੇ ਦੋਵੇਂ ਹੱਥ ਜੋੜ ਲਏ ਅਤੇ ਪਤੀ ਦੇ ਧੈਰਾਂ ਵਿਚ ਸਿਰ ਰਖ ਦਿੱਤਾ। 
ਹੇ ਪ੍ਰੀਤਮ! ਪਹਿਲਾਂ ਮੇਰੀ ਗੱਲ ਸੁਣੋ। ਫਿਰ ਜੋ ਦਿਲ ਵਿਚ ਆਏ, ਉਹੀ ਕਰੋ।੧੧। 

ਮੇਰੇ ਚਿਤ ਵਿਚ ਬਹੁਤ ਚਿੰਤਾ ਵੱਧ ਗਈ ਸੀ। (ਇਸ ਲਈ ਮੈਂ) ਹਰ ਰੋਜ਼ ਵਿਸ਼ਣੂ 
ਭਗਵਾਨ ਦਾ ਧਿਆਨ ਧਰਦੀ ਸਾਂ ਕਿ ਹੇ ਪ੍ਰਭੂ! ਸਾਡੇ ਘਰ (ਇਕ) ਪੁੱਤਰ ਦੇ ਦਿਓ (ਤਾਂ ਜੋ 
ਮੈਂ) ਪਲ ਪਲ _ਤੁਹਾਡੇ ਤੋਂ ਕੁਰਬਾਨ _ਜਾਵਾਂ।੧੨। 


੭%/=ਲ 


ਪੁੱਤਰ ਲਈ ਮੈਂ ਇਥੇ ਤਸਕਰ (ਚੋਰ) ਹੇਠਾਂ ਆ ਕੇ ਸੂਖ ਪੂਰਵਕ ਇਸ਼ਨਾਨ ਕੀਤਾ ਹੈ। 
ਹੇ ਪ੍ਰੀਤਮ! ਮਨ ਵਿਚ ਸਮਝ ਲਵੋ_ਕਿ ਮੈਂ ਤੁਹਾਨੂੰ ਸਚ ਕਿਹਾ ਹੈ। ਇਸ ਤੋਂ'_ਭਿੰਨ ਹੋਰ ਕੋਈ 
ਗੌਲ _ਨਹੀਂ। (ਹੁਣ ਤੁਹਾਡਾ) ਜੋ ਜੀ ਕਰੇ, _ਉਹੀ _ਕਰੋ।੧੩। 


ਦੰਹਰਾ 

ਰਾਜਾ ਇਹ ਬਚਨ ਸੁਣ ਕੇ ਮਨ ਵਿਚ ਬਹੁਤ ਖੁਸ਼ ਹੋਇਆ ਕਿ ਜਿਸ ਨੇ ਇਸਤਰੀ ਹੋ 
ਕੇ ਇਸ ਤਰ੍ਹਾਂ ਦਾ ਹਠ ਕੀਤਾ ਹੈ, ਉਹ ਧਰਤੀ ਉਤੇ ਧੰਨ ਹੈ।੧੪। 
ਜੱਪਣਾ 

ਇਸਤਰੀ ਨੇ ਜੋ ਵਿਚਾਰ _ਪੂਰਵਪਕ ਕਿਹਾ ਹੈ, ਉਹ _ਸਚ_ਹੈ, ਮੈਂ ਆਪਣੀਆਂ ਅੱਖਾਂ 
ਨਾਲ _ਵੇਖ _ਲਿਆ ਹੈ। ਇਸ ਪੁਕਾਰ ਦਾ ਚਰਿਤ੍ਰ ਜਿਸ ਨੇ ਪੁੱਤਰ ਲਈ ਕੀਤਾ ਹੈ-- ਹੇ 
ਕੁਮਾਰੀ! ਤੇਰਾ ਹਿਰਦਾ ਧੰਨ ਹੈ।੧੫। 


ਦੰਹਰਾ 
(ਰਾਜੇ ਨੇ ਹੋਰ _ਕਿਹਾ--ਹੇ _ਪਿਰਿਯਾ!) ਤੇਰੇ _ਘਰ _ਨਿਸਚੈ _ਹੀ ਅਪਾਰ _(ਗੁਣਾਂ ਵਾਲਾ) 
ਪੁੱਤਰ ਪੈਦਾ ਹੋਵੇਗਾ ਜੋ _ਹਠੀ, ਜਪੀ, ਤਪਸਵੀ, ਸਤੀ ਅਤੇ ਸ਼ੂਰਵੀਰ ਰਾਜ ਕੁਮਾਰ ਹੋਵੇਗਾ।੧੬। 

੭%/ਤਲ 
(ਪਹਿਲਾਂ) ਉਸ ਪਾਲੀ ਨੂੰ ਭੋਗ ਕੇ ਫਿਰ ਫਾਂਸੀ ਦੇ ਕੇ ਮਾਰ ਦਿੱਤਾ ਅਤੇ ਰਾਜੇ ਨੂੰ ਇਸ 
ਕੁਝ 


ਪ੍ਰਕਾਰ ਦਾ ਚਰਿਤ੍ਰ ਕਰ ਕੇ ਵਿਖਾ ਦਿੱਤਾ। ਮੂਰਖ (ਰਾਜਾ) ਖੁਸ਼ ਹੋ ਗਿਆ ਅਤੇ ਉਸ ਨੂੰ 
ਨ ਕਿਹਾ ਅਤੇ ਇਸਤਰੀ ਨੂੰ ਧੰਨ ਧੰਨ ਕਹਿ ਕੇ ਮਨ ਵਿਚ ਮਗਨ ਹੋ ਗਿਆ।੧੭। 


॥੨੧ 


/ਏਲੇ ਸੀ _ਗਾਠੈਤੂੰਪ/ਮਆਨ ਦੇ ਤਆ ਲਾੰਠੇਤੂ ਦੇ ਰੀ ਝੂਖ ਅੰਭਾਦ ਟੇ <੬੧ਵੇ'ਲਾਠੇਤੂ ਦੀ ਅਨਖਤੀ 
ੜੇ ਠਭਾ ਹੀ? ੨੬੧/ ੪੯੪7/ ਚਲਦਾ? 


੧੯੬ 


ਹੋ ਸੁਖ ਪਾਵਤ ਸੁਰ ਅਸੁਰ ਨਿਹਾਰੇ ਕ੍ਰਾਂਤਿ ਜਿਹ। ੨। 


ਏਕ ਦਿਵਸ ਨ੍ਰਿਪ ਸੁਤਾ ਝਰੋਖੇ ਆਇ ਕੈ। 

ਬੈਠਤ ਭੀ ਚਿਤ ਲਗੇ ਸੁ ਬੈਸ ਬਨਾਇ ਕੈ। 

ਸਾਹੁ ਪੁਤੁ ਤਹ ਆਇ ਦਿਖਾਈ ਦੈ ਗਯੋ। 

ਹੋ ਯਾ ਮਾਨਨਿ ਕੋ ਮਨਹਿ ਮਨੋ ਹਰਿ ਲੈ ਗਯੋ। ੩। 
ਰਾਜ ਕੁਅਰਿ ਲਖਿ ਰੂਪ ਰਹੀ ਉਰਝਾਇ _ਕਰਿ। 
ਪਠੈ _ਸਹਚਰੀ ਤਹਾ ਬਹੁਤ ਧਨ _ਦ੍ਯਾਇ _ਕਰਿ। 
ਸਾਹੁ _ਸੁਤਹਿ ਕ੍ਯੋ ਹੂੰ ਬਿਧਿ ਜੋ _ਹ੍ਯਾ ਲ੍ਯਾਇ ਹੈ। 
ਹੋ ਜੋ ਮਾਗੇ ਮੁਹਿ ਤੂ ਸੋ ਅਬ ਹੀ ਪਾਇ ਹੈ। ੪। 


ਸੁਨਤ ਕੁਅਰਿ ਕੋ ਬਚਨ ਸਖੀ ਤਹ ਜਾਇ ਕੈ। 
ਮਨ _ਭਾਵਤ _ਪਿਯ _ਯਾ ਕਹ ਦਿਯਾ ਮਿਲਾਇ ਕੈ। 
ਚੌਰਾਸੀ ਆਸਨ ਸੁ _ਬਿਬਿਧ ਬਿਧਿ ਕੈ ਲੀਏ। 
ਹੋਂ ਚਿਤ ਕੇ ਸੋਕ ਸੰਤਾਪ ਬਿਦਾ ਸਭ ਕਰ ਦੀਏ। ੫। 


ਛੈਲ ਛੈਲਨੀ ਛਕੇ ਨ ਛੋਰਤ ਏਕ _ਛਿਨ। 
ਜਨੁਕ ਨਵੌ ਨਿਧਿ ਰਾਂਕ ਸੁ ਪਾਈ ਆਜੁ _ਤਿਨ। 
ਚਿੰਤਾਤੁਰ ਚਿਤ ਭਈ _ਬਿਚਾਰ _ਬਿਚਾਰਿ ਕੈ। 
ਹੋਂ ਸਦਾ ਬਸੌ ਸੁਖ ਸਾਥ ਪਿਯਰਵਾ ਯਾਰਿ ਕੈ। ੬। 


ਭੇਖ ਪੁਰਖ ਸਹਚਰਿ ਕਰਿ ਦਈ ਪਠਾਇ_ ਕੈ। 
ਤਾ ਕੇ ਪਿਤੁ ਕੇ ਪਾਸ ਯੋ ਕਹਿਯਹੁ ਜਾਇ ਕੈ। 
ਬੂਡਿ ਮਰਾ ਤਵ ਸੁਤ ਹਮ ਆਂਖਿਨ ਸੌ_ਲਹਾ। 
ਹੋ_ਬਹਤ ਨਦੀ ਮਹਿ ਗਯੋ ਨ ਕਰ ਕਿਨ ਹੂੰ ਗਹਾ। ੭। 


ਸਾਹੁ ਸੁਨਤ ਇਹ _ਭਾਤਿ ਉਠਾ _ਅਕੁਲਾਇ ਕੈ। 
ਸਰਿਤਾ ਤੀਰ ਪੁਕਾਰਤ ਆਤੁਰ ਜਾਇ ਕੈ। 

ਲੋਟਤ ਲੋਟਤ ਭੂ ਪਰ ਇਤ ਤੇ ਉਤ ਗਯੋ। 

ਹੋ _ ਮਾਲ ਮਤਾਹ ਲੁਟਾਇ ਅਥਿਤ ਹ੍ਹੈ ਜਾਤ ਭਯੋ। ੮। 


ਚਰਿਤ੍ਰ ਪਾਖਿਆਨ ੧੯੭ 


੭%/=ਲ 


ਕਿਲਮਾਕਨ _(ਤਾਤਾਰੀਆਂ) ਦੇ ਦੇਸ਼ ਵਿਚ ਇੰਦੂ ਧੁਜ ਨਾਂ ਦਾ (ਇਕ) ਮਹਾਨ ਰਾਜਾ 
ਸੀ, ਜਿਸ ਦੇ ਘਰ ਕਿਲਮਾਕ ਮਤੀ ਨਾਂ ਦੀ ਰਾਣੀ ਰਹਿੰਦੀ ਸੀ। ਫਿਰ ਉਸ ਦੇ ਘਰ ਮਾਸ਼ੂਕ 
ਮਤੀ ਨਾਂ ਦੀ ਪੁੱਤਰੀ ਪੈਦਾ ਹੋਈ। ਮਾਨੋ ਜਗ _ਵਿਚ ਦੂਜੀ ਚੰਦੂ _ਕਲਾ ਪੈਦਾ ਹੋਈ ਹੋਵੇ।੧। 


ਉਥੇ _ਵਪਾਰ ਕਰਨ _ਲਈ ਇਕ _ਸੌਦਾਗਰ ਆਇਆ। (ਜੋ ਇਤਨਾ ਸੁੰਦਰ ਸੀ) ਮਾਨੋ 
ਚੰਦੂਮਾ ਦਾ _ਅਵਤਾਰ ਜਾਂ ਕਾਮ ਦੇਵ ਪੈਦਾ ਹੋਇਆ ਹੋਵੇ। _ਉਸ ਨੂੰ ਪਰਮਾਤਮਾ ਨੇ _ਜਵਾਨੀ 
ਦੀ ਬਹੁਤ ਅਧਿਕ ਸ਼ੋਭਾ ਦਿੱਤੀ ਸੀ। ਉਸ ਦੀ ਸੁੰਦਰਤਾ ਨੂੰ ਵੇਖ ਕੇ ਦੇਵਤੇ ਅਤੇ ਦੈਂਤ 
ਬਹੁਤ ਸੁਖ _ਮਨਾਉਂਦੇ _ਸਨ।੨। 


ਇਕ ਦਿਨ ਰਾਜੇ ਦੀ ਪੁੱਤਰੀ ਮਨ _ਭਾਉਂਦੀ ਸਜ _ਧਜ ਕਰ ਕੇ ਝਰੋਖੇ ਵਿਚ ਆ ਕੇ 
ਬੈਠ _ਗਈ। ਸ਼ਾਹ ਦਾ ਪੁੱਤਰ ਉਥੇ ਆ ਕੇ (ਉਸ ਨੂੰ) ਦਿਖਾਈ ਦੇ ਗਿਆ। (ਉਹ) ਮਾਨੋ 
ਅਭਿਮਾਨਨੀ ਇਸਤਰੀ ਦਾ ਮਨ ਚੁਰਾ ਕੇ ਲੈ ਗਿਆ ਹੋਵੇ।੩। 


ਰਾਜ ਕੁਮਾਰੀ ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਈ। (ਇਕ ਸਖੀ ਨੂੰ) ਬਹੁਤ ਸਾਰਾ 
ਧਨ ਦੇ ਕੇ ਉਸ ਕੋਲ ਭੇਜਿਆ। (ਰਾਜ ਕੁਮਾਰੀ ਨੇ ਸਖੀ ਨੂੰ ਸਮਝਾਇਆ ਕਿ) ਸ਼ਾਹ ਦੇ 
ਪੁੰਤਰ ਨੂੰ ਕਿਸੇ ਢੰਗ ਨਾਲ ਇਥੇ ਲੈ ਆ। ਜੋ ਤੂੰ ਮੇਰੇ ਪਾਸੋਂ ਮੰਗੇਗੀ ਉਤਨਾ ਹੁਣੇ ਹੀ 
ਪ੍ਰਾਪਤ _ਕਰ _ਲਈ।੪। 


ਰਾਜ ਕੁਮਾਰੀ ਦੇ ਬੋਲ ਸੁਣ ਕੇ ਸਖੀ ਉਥੇ ਗਈ ਅਤੇ ਉਸ ਨੂੰ ਮਨ ਇਛਿਤ ਪ੍ਰਿਯ 
ਮਿਲਾ ਦਿੱਤਾ। (ਉਨ੍ਹਾਂ ਨੇ) ਚੌਰਾਸੀ ਢੰਗਾਂ ਦੇ ਆਸਣ ਕੀਤੇ ਅਤੇ ਚਿਤ ਦੇ ਸਾਰੇ ਸੰਤਾਪ ਦੂਰ 
ਕਰ ਦਿੱਤੇ।੫। 


ਇਸਤਰੀ ਅਤੇ ਪੁਰਸ਼ (ਇਤਨੇ) ਪ੍ਰਸੰਨ ਹੋਏ ਕਿ ਇਕ ਛਿਣ ਲਈ ਵੀ ਵਖ ਨਹੀਂ ਹੁੰਦੇ 
ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਅਜ _ਕੰਗਾਲ ਨੇ ਨੌ _ਨਿਧੀਆਂ ਪ੍ਰਾਪਤ ਕੀਤੀਆਂ ਹੋਣ। 
ਰਾਜ ਕੁਮਾਰੀ ਮਨ ਵਿਚ ਚਿੰਤਾ ਪੂਰਵਕ ਵਿਚਾਰ ਕਰਨ _ਲਗੀ ਕਿ ਕਿਵੇਂ ਸਦਾ ਪਿਆਰੇ 
ਯਾਰ _ਨਾਲ ਰਿਹਾ _ਜਾਏ।੬। 

(ਰਾਜ ਕੁਮਾਰੀ ਨੇ) ਇਕ ਸਖੀ ਨੂੰ ਮਰਦਾਵੇਂ ਭੇਸ ਵਿਚ ਉਸ ਦੇ ਪਿਤਾ ਪਾਸ ਭੇਜਿਆ 
(ਅਤੇ ਸਮਝਾ ਦਿੱਤਾ ਕਿ ਉਸ ਪਾਸ) ਜਾ ਕੇ ਕਹਿਣਾ ਕਿ ਤੇਰਾ ਪੁੱਤਰ ਡੁਬ ਮੋਇਆ ਹੈ ਅਤੇ 
ਮੈਂ ਅੱਖਾਂ ਨਾਲ ਵੇਖਿਆ ਹੈ। ਨਦੀ ਵਿਚ ਰੁੜ੍ਹੇ ਜਾਂਦੇ ਦਾ ਕਿਸੇ ਨੇ ਵੀ ਹੱਥ ਨਹੀਂ ਪਕੜਿਆ।੭। 

ਸ਼ਾਹ ਇਹ ਗੱਲ ਸੁਣ ਕੇ ਵਿਆਕੁਲ ਹੋ ਕੇ ਉਠਿਆ। ਨਦੀ ਦੇ ਕੈਢੇ ਜਾ ਕੇ ਵਿਆਕੁਲ 
ਹੋ ਕੇ ਆਵਾਜ਼ਾਂ ਮਾਰਨ _ਲਗਾ। _ਉਹ _ਧਰਤੀ ਉਤੇ _ਲੇਟਦੇ ਲੇਟਦੇ ਇਧਰ ਤੋਂ ਉਧਰ _ਗਿਆ 
ਅਤੇ _ਮਾਲ-ਮਤਾ ਲੁਟਾ ਕੇ ਸਾਧ _ਬਣ _ਗਿਆ।੮। 


੧੯੮ 


ਸਖੀ ਯਾ ਉਂ 

ਪਿਤੁ ਹੈ ਕਰਿ ਅਤਿਥ ਸੁ ਬਨਹਿ ਪਧਾਰਿਯੋ। 
ਮਾਲ _ਮਤਾਹਿ ਲੁਟਾਇ ਜਾਤ _ਬਨ ਕੌ ਭਯੋ। 

ਹੋ ਰਾਜ ਕੁਅਰਿ ਕੇ ਧਾਮ ਸੌਪਿ ਤੁਮ ਕਹ ਗਯੋ। ੯। 
ਪਿਤੁ ਤੇ ਭਯੋ ਨਿਰਾਸ ਰਹਤ ਤਿਹ ਗ੍ਰਿਹ ਭਯੋ। 
ਦੇਸ ਮਾਲ ਸੁਖ ਪਾਇ ਬਿਸਰਿ ਸਭ ਹੀ _ਗਯੋ। 
ਕਾਜ ਕਰਤ ਸੋਈ ਭਯੋ ਕੁਅਰਿ ਜੋ ਤਿਹ ਕਹਿਯੋ। 
ਹੋ ਇਹ ਛਲ ਸੇਤੀ ਛਲਾ ਸਦਾ ਤਾ ਕੇ ਰਹਿਯੋ। ੧0। 
ਅਪਨੋ ਧਾਮ _ਬਿਸਾਰਿ ਕੁਅਰਿ ਚਿਤ ਤੇ ਦਯੋ। 
ਬਹੁਤ ਕਾਲ ਸੁਖ ਪਾਇ ਰਹਤ ਤਿਹ ਗ੍ਰਿਹ ਭਯੋ। 
ਭੇਦ ਨ ਦੂਜੇ ਕਾਨ ਕਿਨੂੰ ਨਰ ਜਾਨਿਯੋ। 

ਹੋ ਸਾਹੁ ਪੁਤੁ ਸੌ ਅਧਿਕ ਕੁਅਰਿ ਰਸ _ਠਾਨਿਯੋ। _੧੧। ੧। 


/ਛੰਤਾ ਨੰ ਗਾਰੇਤ੍ਹ ਪਲੂਯਾਨੋ ਯਾ ਲਾਰਤ੍ਹੇ ਮਨੀ ਭੂਪ ਨੰਭਾਦੇ ਲੋਇ ਸੌਂ ਠਾਸ਼ਨ ਗਾਹੜ੍ਹ ਸ਼ਮਮਤਨਆ 
ਗਤ ਨਭ#ਆ ਸਤ ੨੬੨/ ੪੯੫੧/ %ਫਹੀ/ 


ਚੱਪਲਾਂ 
ਅਜੈ ਚੰਦ ਪੂਰਬ ਕੀ ਦਿਸਿ ਨ੍ਰਿਪ। ਅਨਿਕ ਭਾਤਿ ਜੀਤੇ ਜਿਨ ਬਹੁ _ਰਿਪ। 
ਨਾਗਰ _ਮਤੀ ਨਾਰੀ ਤਾ ਕੇ _ਘਰ। _ਰੂਪਵਾਨ ਦੁਤਿਮਾਨ ਛਟਾ _ਬਰ। _੧। 


ਕੋ ਰੂਪ ਲਖਿ ਅਟਿਕ ਰਹੀ ਮਨ ਮਾਹਿ। 


ਅਬਲਾ _ਤਾ 

ਪਤਿ ਕਰਿ ਦਿਯਾ ਬਿਸਾਰਿ ਕਰਿ ਕਛੂ ਰਹੀ ਸੁਧਿ ਨਾਹਿ। ੩। 
ਚੱਪਣ? 

ਸਖੀ _ਹੁਤੀ ਇਕ ਤਹਾ _ਸ੍ਯਾਨੀ। _ਤਿਨ ਯਹ _ਬਾਤ ਸਕਲ _ਪਹਿਚਾਨੀ। 

ਰਨਿਯਹਿ _ਭਾਖਿ ਤਹਾ ਚਲਿ ਗਈ। _ਸਭ ਤਿਹ ਬਾਤ _ਬਤਾਵਤ _ਭਈ। _੪। 


ਜੁਧ ਕਰਨ ਇਹ ਬਾਤ ਨ ਮਾਨੀ। ਨਾਗ ਮਤੀ ਤਬ ਭਈ ਖਿਸਾਨੀ। 
ਜਾ ਮਹਿ ਮੈ ਅਪਨਾ ਮਨ ਦਿਯਾ। ਉਹ ਜੜ ਹਮ ਸੈ ਚਿਤ ਨ ਕਿਯਾ। ੫। 


ਦੰਹਰਾ 
ਜੋ ਇਹ ਹਮਰੀ ਸਭ ਬ੍ਰਿਥਾ ਕਹਿ _ਹੈ ਕਾਹੂ ਪਾਸ। 
ਅਜੈ ਚੰਦ ਰਾਜਾ ਅਬੈ ਹਮ ਤੇ ਹੋਇ ਉਦਾਸ। ੬। 


ਚਰਿਤ੍ਰਂ ਪਾਖਿਆਨ ੧੯੯ 


(ਫਿਰ) ਉਸ ਸਖੀ ਨੇ ਇਸ (ਸ਼ਾਹ ਦੇ ਪੁੰਤਰ) ਪ੍ਰਤਿ ਕਿਹਾ ਕਿ ਤੇਰਾ ਪਿਓ ਸਾਧ ਬਣ 
ਕੇ ਬਨ ਨੂੰ ਚਲਾ ਗਿਆ ਹੈ। ਮਾਲ-ਮਤਾ ਲੁਟਾ ਕੇ ਜੰਗਲ ਨੂੰ ਚਲਾ ਗਿਆ ਹੈ ਅਤੇ ਤੈਨੂੰ 
ਰਾਜ-ਕੁਮਾਰੀ ਦੇ ਘਰ ਸੌਂਪ ਗਿਆ ਹੈ।੯। 


(ਸ਼ਾਹ ਦਾ ਪੁੱਤਰ) ਪਿਤਾ ਵਲੋਂ ਨਿਰਾਸ ਹੋਕੇ ਉਸ ਦੇ ਘਰ ਹੀ ਰਹਿ ਗਿਆ। (ਉਥੇ) 
ਸੁਖ ਪ੍ਰਾਪਤ ਕਰ ਕੇ ਦੇਸ਼, ਮਾਲ ਆਦਿ ਸਭ ਕੁਝ ਭੁਲ ਗਿਆ। ਉਹ ਉਹੀ ਕੁਝ _ਕਰਨ 
ਲਗਾ ਜੋ ਰਾਜ ਕੁਮਾਰੀ ਕਹਿੰਦੀ ਸੀ। ਇਸ ਛਲ ਨਾਲ (ਸ਼ਾਹ ਦੇ ਪੁੱਤਰ ਨੂੰ) ਛਲ _ਲਿਆ 
ਅਤੇ ਸਦਾ ਲਈ ਉਥੇ ਰਹਿ ਗਿਆ। 

ਆਪਣਾ ਘਰ-ਬਾਰ ਭੁਲਾ ਕੇ ਉਹ ਰਾਜ ਕੁਮਾਰੀ ਨੂੰ ਚਿਤ ਦੇ ਬੈਠਾ। ਬਹੁਤ ਸਮੇਂ ਤਕ 
ਸੁਖ ਪੂਰਵਕ ਉਸ ਦੇ ਘਰ ਰਿਹਾ। (ਇਸ ਗੱਲ ਬਾਰੇ) ਕਿਸੇ ਹੋਰ ਬੰਦੇ ਨੂੰ ਜ਼ਰਾ ਜਿੰਨੀ ਵੀ 
ਭਿਣਕ ਨ __ਪਈ। ਸ਼ਾਹ ਦੇ ਪੁੱਤਰ ਨਾਲ ਰਾਜ ਕੁਮਾਰੀ ਨੇ ਬਹੁਤ ਆਨੰਦ _ਮਾਣਿਆ।੧੧। 


/ਏਥੋ ਨੰ ਯਾਰਤੁੱਪ/ਸਆਨ ਦੇ ਤੁੰਆ ਲਾਰਤ ਦੇ ਆਹਾ ਭੂ ਸਭਾ ਦੇ ੨੬੨ਵ' ਲਾਰੜ੍ਹ ਦੀ ਨਆਮਤਨ 
ਭਾ ਲਭ _ਹੈ/ _੨੬੨/ ੪੯੫5/ ਚਲਦਾ/ 
ਚੱਪਣਾ 
ਪੂਰਬ ਦਿਸ਼ਾ ਵਿਚ ਇਕ ਅਜੈ ਚੰਦ ਨਾਂ ਦਾ ਰਾਜਾ ਸੀ ਜਿਸ ਨੇ ਅਨੇਕ ਢੰਗਾਂ ਨਾਲ 
ਬਹੁਤ _ਸਾਰੇ ਵੈਰੀ ਜਿਤ ਲਏ _ਸਨ। ਨਾਗਰ ਮਤੀ ਨਾਂ ਦੀ ਉਸ ਦੇ ਘਰ ਇਸਤਰੀ ਸੀ ਜੋ 
ਬਹੁਤ _ਰੂਪਵਾਨ, ਪ੍ਰਕਾਸ਼ਮਾਨ ਅਤੇ _ਉਤਮ _ਛਬੀ _ਵਾਲੀ _ਸੀ।੧। 


ਜੁਧ ਕਰਨ ਨਾਂ ਦਾ ਰਾਜੇ ਦਾ ਭਰਾ ਸੀ ਜੋ ਚੌਹਾਂ ਕੁੰਟਾਂ ਵਿਚ ਪ੍ਰਸਿੱਧ ਸੀ। ਉਸ ਦਾ 
ਬਹੁਤ ਸੁੰਦਰ ਰੂਪ ਸੁਸ਼ੋਭਿਤ _ਸੀ। _(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜਾ ਸੂਰਜ _ਹੋਵੇ।੨। 
ਦੰਹਰਾ 

ਉਸ ਦਾ ਰੂਪ ਵੇਖ ਕੇ ਰਾਣੀ ਮਨ ਵਿਚ ਅਟਕ ਗਈ ਅਤੇ (ਆਪਣੇ) ਪਤੀ ਨੂੰ ਭੁਲਾ 
ਦਿੱਤਾ ਅਤੇ ਕੁਝ ਸੁੱਧ ਬੁੱਧ ਨ _ਰਹੀ।੩। 
ਚੱਪਲਾਂ 

(ਉਸ ਦੀ) ਉਥੇ ਇਕ ਚਤੁਰ ਸਖੀ _ਸੀ। ਉਸ ਨੇ ਇਹ ਸਾਰੀ ਗੌਲ ਸਮਝ _ਲਈ। 
ਰਾਣੀ ਨੂੰ ਕਹਿ ਕੇ ਉਥੇ ਚਲੀ ਗਈ ਅਤੇ ਉਥੇ (ਜਾ ਕੇ) ਸਾਰੀ ਗੱਲ ਦਸ ਦਿੱਤੀ।੪। 


ਨੇ (ਰਾਣੀ ਦੀ) ਇਹ ਗੱਲ ਨ ਮੰਨੀ। ਤਦ ਨਾਗ ਮਤੀ ਖਿਝ ਗਈ ਕਿ 
ਜਿਸ (ਵਿਅਕਤੀ) ਨੂੰ ਮੈਂ ਆਪਣਾ ਮਨ ਦੇ ਦਿੱਤਾ, ਉਸ ਮੂਰਖ ਨੇ ਮੇਰੇ ਵਲ ਧਿਆਨ ਹੀ 


ਮੇਰੀ 
ਮੇਰੇ ਪੁਤਿ ਉਦਾਸ ਹੋ _ਜਾਵੇਗਾ।੬। 


੨00 ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 
ਤਬ ਪਤਿ ਔਰ ਤ੍ਰਿਯਨ ਹਿਤ ਕੈ ਹੈ। ਭੂਲ ਨ ਧਾਮ ਹਮਾਰੇ ਐ ਹੈ। 
ਤਬ ਹੋ ਕਾਜ ਕਹੋ ਕਾ ਕਰਿ ਹੈ। ਬਿਰਹਾ ਕੀ ਪਾਵਕ ਮਹਿ ਬਰਿ ਹੈ। ੭। 


ਦੰਹਰਾ 
ਤਾ ਤੇ ਕਰੋ ਚਰਿਤੁ ਕਛੂ _ਹਨਿਯੈ ਯਾ ਕਹੁ ਆਜ। 
ਸਾਮ ਡਾਰਿ ਯਾ ਕੇ ਇਸੈ ਹਨੌ ਨ ਜਾਨਹਿ ਰਾਜ। ੮। 


ਚੱਪਣਾ 
ਏਕ ਸਖੀ ਕਹ ਕਹਿ ਸਮਝਾਯੋ। ਅਧਿਕ ਦਰਬੁ ਦੈ ਤਹਾ ਪਠਾਯੋ। 
ਜਬ ਆਵਤ ਨ੍ਰਿਪ ਕਹ _ਲਖਿ ਲੀਜੌ। ਤਬ ਮਦ ਪੀ ਗਾਰੀ ਤਿਹ ਦੀਜੋ। ੯। 


ਅਜੈ ਚੰਦ ਤਿਹ _ਠਾ ਜਬ _ਆਯੋ। ਅਪਹਿ _ਤ੍ਰਿਯ ਬੋਰੀ ਠਹਰਾਯੋ। 
ਭਾਤਿ ਅਨਿਕ _ਗਾਰਿਨ ਤਿਹ ਦੀਯੋ। _ਕੋਪਮਾਨ ਰਾਜਾ _ਕਹ _ਕੀਯੋ। _੧0। 


ਨ੍ਹਿਪ ਇਹ ਕਹਾ ਅਬੈਂ ਗਹਿ ਲੇਹੂ। ਡਾਰਿ ਇਸੀ ਧੌਲਰ ਤੇ ਦੇਹੂ। 
ਤਬ _ਸਖਿ ਭਾਜ ਜਾਤ ਭੀ ਤਹਾ। ਜੁਧ ਕਰਨ ਕੋ ਗ੍ਰਿਹ ਥੋਂ _ਜਹਾ। ੧੧। 
ਅਧਿਕ _ਕੋਪ _ਰਾਨੀ ਤਬ _ਭਈ। ਸੈਨਾ ਕੋ _ਆਗ੍ਯਾ ਇਮ _ਦਈ। 
ਜਿਨ ਨ੍ਰਿਪ ਚੋਰ ਡਾਰਿ ਗ੍ਰਿਹ ਰਾਖੀ। ਤਾ ਕੋ ਹਨੋ ਆਜ ਯੌ _ਭਾਖੀ। ੧੨। 


ਦੰਹਰਾ 
ਯੌ _ਨ੍ਰਿਪ ਹੂੰ ਆਗ੍ਯਾ ਦਈ ਅਤਿ ਚਿਤ ਕੋਪ _ਬਢਾਇ। 
ਸਖੀ ਸਹਿਤ ਵਹਿ_ਮੂੜ ਕੌ ਅਬ ਹੀ ਦੇਹੁ ਉਡਾਇ। ੧੩। 
ਚੱਪਲ? 
ਆਇਸੁ _ਦਿਯਾ _ਤੋਪਖਾਨਾ ਕੌ। ਇਹ _ਘਰ _ਪਰ ਛਾਡਹੁ _ਬਾਨਾ _ਕੌ। 
ਅਬ ਹੀ ਯਾ ਕਹ ਦੇਹੁ ਉਡਾਈ। ਪੁਨਿ ਮੁਖ ਹਮਹਿ ਦਿਖਾਵਹੁ ਆਈ। _੧੪। 
ਦੰਹਾਰਾ 


ਸੁਨਿ ਨ੍ਰਿਪ ਕੇ ਚਾਕਰ ਬਚਨ ਤਹਾ ਪਹੂੰਚੇ ਜਾਇ। 
ਤ੍ਰਿਯਾ ਚਰਿਤ੍ਰ ਨ ਬੂਝਿਯੋ _ਭ੍ਰਾਤਾ _ਦਿਯੋ _ਉਡਾਇ। _੧੫। 
ਚੱਪਣ? 
ਤ੍ਰਿਯਾ ਚਰਿਤ੍ਰ _ਕਿਨਹੂੰ _ਨਹਿ _ਜਾਨਾ। _ਬਿਧਨਾ _ਸਿਰਜਿ _ਬਹੁਰਿ _ਪਛੁਤਾਨਾ। 
ਸਿਵ ਘਰ ਤਜਿ _ਕਾਨਨਹਿ _ਸਿਧਾਯੋ। ਤਊ _ਤਰੁਨਿ ਕੋ ਅੰਤੁ ਨ ਪਾਯੋ। _੧੬। 


ਚਰਿਤ੍ਰ ਪਾਖਿਆਨ ੨0੧ 


ਚੱਪਲਾਂ 

ਤਦ (ਮੇਰਾ) ਪਤੀ ਹੋਰ ਇਸਤਰੀ ਨਾਲ ਹਿਤ ਵਧਾ ਲਏਗਾ ਅਤੇ ਭੁਲ ਕੇ ਵੀ ਮੇਰੇ 
ਘਰ ਨਹੀਂ ਆਏਗਾ। ਤਦ ਦਸੋ, ਮੈਂ ਕੀ ਕੰਮ ਕਰਾਂ। (ਬਸ) ਵਿਯੋਗ ਦੀ _ਔਗ ਵਿਚ ਸੜਦੀ 
ਰਹਾਂ।੭। 
ਦੰਹਰਾ 

ਇਸ ਲਈ ਕੁਝ ਚਰਿਤੁ ਕਰ ਕੇ ਉਸ ਨੂੰ ਅਜ ਮਾਰ ਦੇਣਾ ਚਾਹੀਦਾ ਹੈ। __ਇਸ 
ਸਾਮ _(ਨੀਤੀ ਨਾਲ) (ਪਿਆਰੇ ਬਚਨ ਬੋਲ ਕੇ) ਮਾਰ ਦੇਣਾ ਚਾਹੀਦਾ ਹੈ ਤਾਂ ਜੋ ਰਾਜੇ 
ਪਤਾ ਨ ਲਗ _ਸਕੇ।੮। 


0੨੧੨ ॥2੧੨ 


ਚੱਪਲਾਂ 

(ਉਸ ਨੇ) ਇਕ ਸਖੀ ਨੂੰ ਬੁਲਾ ਕੇ ਸਮਝਾਇਆ ਅਤੇ ਬਹੁਤ ਸਾਰਾ ਧਨ ਦੇ ਕੇ ਉ 
ਭੇਜਿਆ। (ਚੇਤੇ ਕਰਾਇਆ ਕਿ) ਜਦ ਰਾਜੇ ਨੂੰ ਆਉਂਦਿਆਂ ਵੇਖੀਂ ਤਾਂ ਸ਼ਰਾਬ ਪੀ ਕੇ ਉਸ ਨੂੰ 
ਗਾਲੀਆਂ ਦੇੋਈ'।੯। 

ਜਦ ਰਾਜਾ ਅਜੈ ਚੰਦ ਉਸ ਥਾਂ ਉਤੇ ਆਇਆ ਤਾਂ ਦਾਸੀ ਨੇ ਆਪਣੇ ਆਪ 
ਕਮਲੀ _ਦਰਸਾਇਆ। _ਉਸ ਨੂੰ ਅਨੇਕ ਤਰ੍ਹਾਂ _ਦੀਆਂ ਗਾਲ੍ਹੀਆਂ ਦਿੱਤੀਆਂ ਅਤੇ ਰਾਜੇ 
ਕ੍ਰੋਧਿਤ ਕਰ _ਦਿੱਤਾ।੧0। 

ਰਾਜੇ ਨੇ ਕਿਹਾ ਕਿ ਇਸ ਨੂੰ ਹੁਣੇ ਲਵੋ ਅਤੇ ਮਹੌਲ ਤੋਂ (ਹੇਠਾਂ) ਸੁਟ _ਦਿਓ। 
ਤਦ ਸਖੀ ਉਥੇ ਭਜ ਕੇ ਚਲੀ ਗਈ ਕਰਨ ਦਾ ਘਰ ਸੀ।੧੧। 

ਤਦ (ਇਧਰ) ਰਾਣੀ ਬਹੁਤ ਕ੍ਰੋਧ ਗਈ ਅਤੇ ਸੈਨਾ ਨੂੰ ਇਸ ਤਰ੍ਹਾਂ ਆਗਿਆ 
ਦਿੱਤੀ। ਜਿਸ ਨੇ ਰਾਜੇ ਦੀ ਚੋਰ ਘਰ ਵਿਚ ਲੁਕਾਈ ਹੋਈ ਹੈ, ਉਸ ਨੂੰ ਅਜ ਹੀ ਮਾਰ ਦਿਓ, 
ਇਸ ਤਰ੍ਹਾਂ ਕਹਿਣ _ਲਗੀ।੧੨। 
ਦੰਹਰਾ 

ਰਾਜੇ ਨੇ ਵੀ ਮਨ ਵਿਚ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਦੀ ਆਗਿਆ ਦਿੱਤੀ ਕਿ 
ਸਖੀ ਸਹਿਤ ਉਸ ਮੂਰਖ ਨੂੰ ਹੁਣੇ ਹੀ ਉਡਾ _ਦਿਓ।੧੩। 
ਚੱਪਲਾਂ 

ਤੋਪਖ਼ਾਨੇ ਨੂੰ ਆਦੇਸ਼ ਦਿੱਤਾ ਕਿ ਇਸ ਘਰ ਉਤੇ ਗੋਲੀਆਂ ਵਰ੍ਹਾਓ। ਹੁਣੇ ਹੀ ਇਸ 
ਉਡਾ _ਦਿਓ। ਫਿਰ ਮੈਨੂੰ ਆ ਕੇ ਮੂੰਹ ਵਿਖਾਓ।੧੪। 
ਦੰਹਰਾ 

ਰਾਜੇ ਦੇ ਬਚਨ ਸੁਣ ਕੇ ਨੌਕਰ ਉਥੇ ਜਾ _ਪਹੁੰਚੇ। (ਰਾਜੇ ਨੇ) ਇਸਤਰੀ ਚਰਿਤ੍ਰ ਨੂੰ ਨ 
ਸਮਝਿਆ ਅਤੇ ਭਰਾ ਨੂੰ _ਉਡਵਾ _ਦਿੱਤਾ।੧੫। 
ਚੱਪਲਾਂ 

ਇਸਤਰੀ ਦਾ ਚਰਿਤ੍ਰ ਕੋਈ ਵੀ ਸਮਝ ਨਹੀਂ ਸਕਿਆ। _ਵਿਧਾਤਾ ਵੀ (ਇਸਤਰੀ ਨੂੰ) 
ਸਿਰਜ ਕੇ ਫਿਰ ਪਛਤਾਵਾ ਕਰਨਾ _ਪਿਆ। ਸ਼ਿਵ ਘਰ ਛਡ ਕੇ ਬਨ ਨੂੰ ਚਲਾ ਗਿਆ ਪਰ 
ਤਾਂ ਵੀ ਇਸਤਰੀ ਦਾ ਭੇਦ ਨ ਪਾ ਸਕਿਆ।੧੬। 


(੦੪ ਕੀ 


02੧੨ ॥੨੧੨ 


ਪਕੜ 
ਜਿਥੇ ਜੁਧ 
ਵਿਚ ਆ 


02੧੨ 


੨0੨ 


ਬਿਰਹ _ਕੁਅਰਿ ਤਾ ਕੇ ਦੁਹਿਤਾ ਇਕ। _ਪੜੀ _ਬ੍ਯਾਕਰਨ ਕੋਕ ਸਾਸਤ _ਨਿਕ। 


ਸੀ _ਦਸਮ-ਗ੍ਰੰਥ ਸਾਹਿਬ 


ਦੰਹਰਾ 
ਇਹ ਛਲ ਸੋ ਰਾਜਾ ਛਲਾ ਯੁਧ ਕਰਨ ਕੌ _ਘਾਇ। 
ਤ੍ਰਿਯ ਚਰਿਤ੍ਰ ਕੋ ਮੂੜ ਕਛੁ ਭੇਵ ਸਕਾ ਨਹਿ ਪਾਇ। ੧੭। ੧। 


/ਏੰਤਾ ਨੰ ਗਾਠਤ੍ਹ ਪਲ੍ਯਾਨੋ /ਤਰ੍‌ਯਾ ਗਾਹੇੜ੍ਹੇ ਨਹੀਂ ਝੁਪ ਸੰਭਾਦੇ ਲੋਇ ਸੋਂ /ਤਰਯ਼ਨੈ ਲਾਗਤ ਸਨਖਤਮ 


ਡਤ ਨਭ#ਆ ਸਤ/ ੨੬ਤ/ ੪੯੬੮/ ਅਫ੍ਹੀੰ/ 

ਦੰਹਰਾ 
ਨ੍ਰਿਪਤਿ _ਬਿਚਛਨ ਸੈਨ _ਕੇ _ਮਤੀ _ਸੁਲਛਨਿ _ਨਾਰਿ। 
ਦਛਨਿ ਕੋ ਰਾਜਾ ਰਹੈ ਧਨ ਕਰਿ ਭਰੇ ਭੰਡਾਰ। _੧। 


ਚੱਖਣਾ 


ਨਾਨਾ ਬਿਧਿ ਕੀ ਬਿਦ੍ਯਾ ਧਰੈ। _ਬਹੁ _ਪੰਡਿਤ ਉਸਤਿਤ ਜਿਹ _ਕਰੈ। ੨। 


(ਪਿ 


ਹਾਰਾ 
ਅਧਿਕ ਰੂਪ ਤਿਹ ਕੁਅਰਿ ਕੋ ਬ੍ਰਹਮ _ਬਨਾਯੋ ਆਪੁ। 

ਤਾ ਸਮ ਸੁੰਦਰਿ ਥਾਪਿ ਕਰਿ ਸਕਾ ਨ ਦੂਸਰਿ ਥਾਪੁ। ੩। 
ਪਰੀ _ਪਦਮਨੀ ਪੰਨਗੀ ਤਾ ਸਮ ਔਰ ਨ ਕੋਇ। 

ਨਰੀ ਨ੍ਰਿਤਕਾਰੀ ਨਟੀ ਦੁਤਿਯ ਨ _ਵੈਸੀ ਹੋਇ। ੪। 
ਹਿੰਦੁਨਿ _ਤੁਰਕਾਨੀ _ਜਿਤੀ _ਸੁਰੀ _ਆਸੁਰੀ _ਬਾਰਿ। 

ਖੋਜਤ ਜਗਤ ਨ _ਪਾਇਯਤ ਦੂਸਰ _ਵੈਸੀ _ਨਾਰਿ। _੫। 
ਇੰਦੂ ਲੋਕ _ਕੀ _ਅਪਛਰਾ _ਤਾਹਿ _ਬਿਲੋਕਨਿ _ਜਾਤ। 
ਨਿਰਖਤ ਰੂਪ _ਅਘਾਤ _ਨਹਿ ਪਲਕ _ਨ_ਭੂਲਿ _ਲਗਾਤ। ੬। 


ਚੱਪਲਾਂ 


ਹੇਰਿ ਅਪਛਰਾ _ਤਿਹ _ਮੁਸਕਾਨੀ। ਸਖਿਨ ਮਾਝ _ਇਹ _ਭਾਤਿ _ਬਖਾਨੀ। 
ਜੈਸੀ ਯਹ _ ਸੁੰਦਰ ਜਗਿ _ਮਾਹੀ। ਐਸੀ ਅਵਰ _ਕੁਅਰਿ ਕਹੂੰ _ਨਾਹੀ। ੭। 


ਭਾਹ _੫ਗ ਵਾਲ 
੭%#=ੜਾਲ਼ 
ਜੈਸੀ ਯਹ ਸੁੰਦਰੀ ਨ ਸੁੰਦਰਿ ਕਹੂੰ ਜਗ। 
ਥਕਤਿ ਰਹਤ ਜਿਹ ਰੂਪ ਚਰਾਚਰ ਹੇਰਿ _ਮਗ। 
ਯਾ ਸਮ ਰੂਪ ਕੁਅਰ ਜੋ ਕਤਹੂੰ _ਪਾਈਐ। 
ਹੋ ਕਰਿ ਕੈ ਕ੍ਰੋਰਿ ਉਪਾਇ ਸੁ ਯਾਹਿ ਰਿਝਾਇਐ। ੮। 


ਦੰਹਰਾ 
ਪਰੀ ਸੁਨਤ ਐਸੇ ਬਚਨ ਸਭਨ ਕਹਾ ਸਿਰ _ਨ੍ਯਾਇ। 
ਯਾ ਸਮ ਸੁੰਦਰ ਪੁਰਖ ਇਹ ਦੈ ਹੈ ਖੋਜਿ ਮਿਲਾਇ। ੯। 


ਚਰਿਤ੍ਰ ਪਾਖਿਆਨ ੨0੩ 


ਇਸ ਛਲ ਨਾਲ ਰਾਜੇ ਨੂੰ ਛਲ _ਲਿਆ ਅਤੇ ਜੁਧ ਕਰਨ ਨੂੰ ਮਾਰ ਦਿੱਤਾ। _ਮੂਰਖ 
(ਰਾਜਾ) ਇਸਤਰੀ ਦੇ ਭੇਦ ਨੂੰ ਕੁਝ ਵੀ ਸਮਝ ਨ __ਸਕਿਆ।੧੭। 


/ਏਥੋ ਨੰ ਯਾਰਤੁੱਪ/ਮਆਨ ਦੇ ਤਆ ਲਾਰਤੂ ਦੇ ਆਹੀਂ ਭੂਆ ਨੰਭਾਦ ਦੇ ੨੬=ਵ' ਲਾੰਰਤ੍ਹ ਦੀ ਸਮਪਤਾੰ 
ਭਾ ਲਭ _ਹੰ/ _੨੬=ਤ/ ੪੯੬੮/ ਚਲਦਾ? 


ਵਿਚ ਸੈਨ ਨਾਂ ਦਾ ਇਕ ਰਾਜਾ ਰਹਿੰਦਾ ਸੀ। ਉਸ ਦੀ ਇਸਤਰੀ 
ਦਾ ਨਾਂ ਸੁਲੌਂਛਨਿ ਮਤੀ ਸੀ ਅਤੇ ਉਸ ਦੇ ਧਨ ਨਾਲ ਭੰਡਾਰ _ਭਰੇ ਰਹਿੰਦੇ ਸਨ।੧। 


ਹੋਏ `ਸਨ। (ਉਸ ਨੇ) ਕਈ ਤਰ੍ਹਾਂ ਦੀ ਵਿਦਿਆ ਪੁਰਾਪਤ ਕੀਤੀ ਹੋਈ ਸੀ। ਉਸ 
ਦੀ ਪੰਡਿਤ ਲੋਕ _ਬਹੁਤ ਸ਼ਲਾਘਾ _ਕਰਦੇ _ਸਨ।੨। 
ਦੰ 


ਬਿਰਹ ਕੁਵਰਿ ਉਸ ਦੀ ਇਕ ਧੀ ਸੀ। ਉਸ ਨੇ ਵਿਆਕਰਨ, ਕੋਕ ਅਤੇ ਅਨੇਕ 
ਪੜੇ 


ਉਸ ਰਾਜ ਕੁਮਾਰੀ ਦਾ ਬ੍ਰਹਮਾ (ਅਥਵਾ ਪ੍ਰਭ) ਨੇ ਆਪ _ਬਹੁਤ ਸੁੰਦਰ ਰੂਪ ਬਣਾਇਆ 
ਸੀ। ਉਸ _ਵਰਗੀ ਸੁੰਦਰੀ ਬਣਾ ਕੇ ਹੋਰ ਕੋਈ ਦੂਜੀ ਨ ਬਣਾ _ਸਕਿਆ।੩। ਪਰੀ, _ਪਦਮਨੀ 
ਅਤੇ ਨਾਗ ਇਸਤਰੀ ਉਸ _ਵਰਗੀ ਹੋਰ ਕੋਈ ਨਹੀਂ ਸੀ। __ਨਰੀ, _ਨਟੀ ਅਤੇ _ਨਚਣ ਵਾਲੀ 


ਉਸ _ਵਰਗੀ _ਕੋਈ ਦੂਜੀ ਨਹੀਂ _ਸੀ।੪। 


ਸੰਸਾਰ ਵਿਚ _ਜਿਤਨੀਆਂ _ਵੀ ਹਿੰਦੂ, ਮੁਗਲ, _ਸੁਰੀ ਅਤੇ _ਆਸੁਰੀ (ਇਸਤਰੀਆਂ) ਸਨ, 
ਉਨ੍ਹਾਂ ਨੂੰ ਖੋਜਣ ਤੇ ਇਸ ਪ੍ਰਕਾਰ ਦੀ ਦੂਜੀ ਇਸਤਰੀ ਨਹੀਂ _ਲਭਦੀ _ਸੀ।੫। ਇੰਦਰ ਲੋਕ 
ਦੀਆਂ _ਅਪੌਂਛਰਾਵਾਂ ਉਸ ਨੂੰ ਵੇਖਣ ਜਾਂਦੀਆਂ _ਸਨ। _ਉਸ ਦਾ ਰੂਪ ਵੇਖ ਕੇ ਰਜਦੀਆਂ ਨਹੀਂ 
ਸਨ ਅਤੇ ਭੁਲ ਕੇ ਵੀ ਪਲਕ ਨਹੀਂ _ਝਮਕਾਉਂਦੀਆਂ _ਸਨ।੬। 
ਚੱਪਲਾਂ 

ਅਪੌਂਛਰਾਵਾਂ ਉਸ _ਨੂੰ ਵੇਖ _ਕੇ _ਹਸਦੀਆਂ ਸਨ ਅਤੇ _ਸਖੀਆਂ ਵਿਚ _ਇੰਜ ਕਹਿੰਦੀਆਂ 
ਸਨ ਕਿ ਜਿਹੋ ਜਿਹੀ ਇਹ ਜਗਤ ਵਿਚ ਹੈ ਇਹੋ ਜਿਹੀ ਹੋਰ ਕੋਈ ਕੁਮਾਰੀ ਨਹੀਂ_ਹੈ।੭। 
ਡਾਹ _੫ਗੀ ਨੇ _/ਕਹ-- 
੭%/=ਤਲ 

ਜਿਸ ਤਰ੍ਹਾਂ ਦੀ ਇਹ ਸੁੰਦਰੀ ਹੈ, ਹੋਰ ਕੋਈ ਸੁੰਦਰੀ ਜਗਤ ਵਿਚ ਨਹੀਂ ਹੈ। ਜਿਸ ਦਾ 
ਰੂਪ ਵੇਖ ਕੇ ਸਭ ਜੜ ਚੇਤਨ ਰਾਹ ਵਿਚ (ਖੜੇ ਖੜੇ) ਥਕ ਜਾਂਦੇ ਸਨ। ਇਸ ਵਰਗਾ ਜੇ 
ਕਿਤੇ ਕੋਈ ਕੁੰਵਰ ਮਿਲ ਜਾਵੇ, ਤਾਂ ਬਹੁਤ ਯਤਨ ਕਰ ਕੇ (ਉਸ ਨੂੰ ਇਥੇ ਲੈ ਆਈਏ ਅਤੇ) 
ਇਸ ਨੂੰ ਪ੍ਰਸੰਨ ਕਰੀਏ।੮। 
ਦੰਹਰਾ 

ਸ਼ਾਹ ਪਰੀ ਦੇ ਅਜਿਹੇ ਬਚਨ ਸੁਣ ਕੇ ਸਭ ਨੇ ਸਿਰ ਨੀਵਾਂ ਕਰ ਕੇ ਕਿਹਾ ਕਿ (ਅਸੀਂ) 
ਇਸ ਵਰਗਾ ਸੁੰਦਰ ਪੁਰਸ਼ ਲਭ _ਕੇ _ਇਸ ਨੂੰ ਮਿਲਾ _ਦੇਵਾਂਗੀਆਂ।੯। 


੨0੪ 


ਸੀ _ਦਸਮ-ਗੁੁੰਥ ਸਾਹਿਬ 


%7ਤਲ 
ਪਰੀ ਰਾਜ _ਕੀ ਪਰੀ _ਸਭਾਗ੍ਯਾ ਪਾਇ ਕੈ। 
ਚਲਤ _ਭਈ _ਸਖਿ ਸਹਸ _ਸਿੰਗਾਰ ਬਨਾਇ ਕੈ। 
ਖੋਜਿ ਫਿਰੀ ਸਭ ਦੇਸ ਨ ਸੁੰਦਰ ਪਾਇਯੋ। 
ਹੋ ਏਕ ਹੁਤੋ ਰਿਖਿ ਤਿਹ ਤਿਨ ਭੇਦ ਬਤਾਇਯੋ। _੧0। 
ਚੱਪਲ? 
ਇਕ ਰਿਖਿ ਥੋਂ ਕਾਨਨ ਇਕ ਭੀਤਰ। ਤਾ ਸਮ ਤਪੀ ਨ ਥੋ ਅਵਨੀ ਪਰ। 
ਤਿਨਿਕ _ਅਪਛਰਾ _ਤਹਾ _ਨਿਹਾਰੀ। ਕ੍ਰਿਪਾ ਜਾਨਿ ਇਹ _ਭਾਤਿ ਉਚਾਰੀ। _੧੧। 


ਦੰਹਰਾ 
ਹੈ ਰੀ ਤੂ ਕਹ ਚਲੀ ਕ੍ਯੋ ਆਈ ਇਹ ਦੇਸ। 
ਤੂ ਇਸਤ੍ਰੀ ਇੰਦੂ ਕੀ ਕੈ ਅਬਲਾ _ਅਲਿਕੇਸ। _੧੨। 


ਰੱਖਣਾ 


ਕਿਹ ਕਾਰਨ ਤੇ ਤੈ ਹਯਾ ਆਈ। ਕਹੁ _ਕਵਨੈ ਕਿਹ ਕਾਜ ਪਠਾਈ। 
ਸਾਚ ਕਹੇ ਬਿਨੁ ਜਾਨ ਨ ਦੈ ਹੋ। ਨਾਤਰ ਸਰਾਪ ਅਬੈ ਤੁਹਿ ਕੈ ਹੋ। ੧੩। 


੭%/ਤ=ਲ 


ਏਕ ਦਿਵਸ ਮੁਨਿ ਚਲੀ ਅਪਛਰਾ ਧਾਇ ਕੈ। 
ਨਿਰਖਿ ਕੁਅਰਿ ਕੋ ਰੂਪ ਰਹੀ ਉਰਝਾਇ ਕੈ। 
ਚਿਤ ਮਹਿ _ਕਿਯਾ _ਬਿਚਾਰ _ਕੁਅਰ ਹੂੰ ਪਾਇਲੈ। 


ਹੋ ਐਸੋ ਸੁੰਦਰ ਖੋਜਿ ਸੁ _ਯਾਹਿ ਮਿਲਾਇਯੈ। ੧੪। 
ਚੱਪਲਾਂ 
ਹਮ ਸੀ ਸਖੀ ਸਹਸੂਨ ਸੁੰਦਰਿ। ਪਠੈ ਦਈ ਦਸਹੂੰ _ਦਿਸਿ ਮੁਨਿ _ਬਰ। 
ਖੋਜਿ ਥਕੀ ਪ੍ਰੀਤਮ ਨਹਿ _ਪਾਯੋ। _ਦੇਸ ਦੇਸ ਸਭ _ਹੇਰਿ ਗਵਾਯੋ। _੧੫। 


ਦੰਹਰਾ 
ਖੋਜਿ ਦੇਸ ਬ੍ਯਾਕੁਲ ਭਈ ਆਈ ਤੁਮਰੇ _ਪਾਸ। 
ਦੀਜੈ _ਸੁਘਰ _ਬਤਾਇ ਕਹੂੰ _ਕਾਰਜ ਆਵਹਿ _ਰਾਸ। _੧੬। 
ਚੱਪਲ? 
ਬੁਹਮਾ ਏਕ ਪੁਰਖ _ਉਪਜਾਯੋ। ਨ੍ਰਿਪ ਕੇ ਧਾਮ ਜਨਮ _ਤਿਨ ਪਾਯੋ। 
ਸਾਤ ਸਮੁੰਦੂਨ ਪਾਰ ਬਸਤ ਸੋ। ਕੋ _ਪਹੁਚੈ ਤਿਹ ਲ੍ਯਾਇ ਸਕਤ ਸੋ। ੧੭। 


ਚਰਿਤ੍ਰ ਪਾਖਿਆਨ ੨0੫ 


ਸ਼ਾਹ ਪਰੀ __ ਦੀ ਸਾਰੀਆਂ ਪਰੀਆਂ ਆਗਿਆ ਪ੍ਰਾਪਤ _ਕਰ ਕੇ ਅਤੇ ਹਜ਼ਾਰਾਂ _(ਭਾਵ[ 
ਸਕ - ਅਗ... ਸਦ ਸਿੰਗਰ ਕਹ. ਨ “ਜਲ ਪਿ (ਉਨ੍ਹਾਂ ਨੇ) ਸਾਰਾ ਦੇਸ਼ ਖੋਜ ਲਿਆ 
ਉਸ ਦੀ ਪਧਰ ਦਾ ਸੁੰਦਰ (ਕੁੰਵਰ) ਪ੍ਰਾਪਤ ਨ ਕੀਤਾ। ਉਥੇ ਇਕ ਰਿਸ਼ੀ ਸੀ, 
ਨੂੰ ਭੇਦ ਦੀ ਗੱਲ ਸਮਝਾ _ਦਿੱਤੀ।੧0। 


ਇਕ ਜੰਗਲ _ਵਿਚ ਇਕ ਰਿਸ਼ੀ (ਰਹਿੰਦਾ) ਸੀ। ਉਸ ਵਰਗਾ ਧਰਤੀ ('ਅਵਨੀ”) ਉਤੇ 
ਹੋਰ ਕੋਈ _ਤਪਸਵੀ ਨਹੀਂ _ਸੀ। _ਉਸ ਨੇ ਇਕ _ਅਪੌਂਛਰਾ ਉਥੇ _ਵੇਖੀ ਅਤੇ ਕ੍ਰਿਪਾ ਪੂਰਵਕ 
ਇਸ ਤਰ੍ਹਾਂ _ਕਿਹਾ--।੧੧। 


ਦੰਹਰਾ 


ਚੱਪਲਾਂ 

ਕਿਸ ਕਾਰਨ ਤੂੰ ਇਥੇ ਆਈ ਹੈਂ? ਦਸ ਕਿ ਕਿਸ ਨੇ ਤੈਨੂੰ ਕਿਸ ਕੰਮ ਲਈ (ਇਥੇ) 
ਭੇਜਿਆ ਹੈ। ਸਚ ਕਹੇ ਬਿਨਾ (ਮੈਂ ਤੈਨੂੰ ਇਥੋਂ) ਜਾਣ ਨਹੀਂ ਦੇਣਾ। ਨਹੀਂ ਤਾਂ ਤੈਨੂੰ ਸਰਾਪ ਦੇ 
ਦੇਵਾਂਗਾ।੧੩। 
੭%/ਤ=ਲ 


(ਅਪੌਛਰਾ ਨੇ ਉੱਤਰ ਦਿੱਤਾ--) ਹੇ ਮੁਨੀ! ਇਕ ਦਿਨ ਸ਼ਾਹ ਪਰੀ ਜਲਦੀ ਨਾਲ ਆਈ 
ਅਤੇ (ਇਕ) ਕੁਮਾਰੀ ਦਾ ਰੂਪ ਵੇਖ ਕੇ ਮੋਹਿਤ ਹੋ ਗਈ। (ਉਸ ਨੇ) ਚਿਤ ਵਿਚ ਵਿਚਾਰ 
ਕੀਤਾ ਕਿ ਇਸ ਕੁਮਾਰੀ ਜਿਹਾ ਹੀ ਸੁੰਦਰ ਕੁੰਵਰ ਖੋਜ ਕੇ ਮਿਲਾ ਦਿੱਤਾ ਜਾਏ।੧੪। 


ਚੱਪਲਾਂ 

ਹੇ ਸ੍ਰੇਸ਼ਨ ਮੁਨੀ! ਮੇਰੇ ਵਰਗੀਆਂ ਹਜ਼ਾਰਾਂ ਸੁੰਦਰ ਸਖੀਆਂ ਨੂੰ ਦਸਾਂ ਦਿਸ਼ਾਵਾਂ ਵਿਚ ਭੇਜ 
ਦਿੱਤਾ। (ਅਸੀਂ ਸਾਰੀਆਂ) ਖੋਜ _ਥਕੀਆਂ, ਪਰ (ਉਸ ਲਈ) ਪ੍ਰੀਤਮ ਨਹੀਂ _ਲਭ _ਸਕਿਆ। 
ਦੇਸ਼ ਦੇਸ਼ ਫਿਰ ਕੇ ਸਾਰਾ (ਸਮਾਂ ਵਿਅਰਥ) _ਗੰਵਾ ਲਿਆ।੧੫। 
ਦੰਹਰਾ 

ਖੋਜ ਖੋਜ ਕੇ ਵਿਆਕੁਲ ਹੋਈ ਤੁਹਾਡੇ ਕੋਲ ਆਈ ਹਾਂ। ਹੇ ਸੁਘੜ (ਸੁਜਾਨ!) ਕੋਈ 
(ਉਪਾ) ਦਸ ਦਿਓ ਤਾਂ ਜੋ ਕਾਰਜ ਸਿੱਧ ਹੋ ਸਕੇ।੧੬। 
ਚੱਪਲਾਂ 

(ਮੁਨੀ ਨੇ ਦਸਿਆ ਕਿ) ਬੁਹਮਾ ਨੇ ਇਕ ਬੰਦਾ ਪੈਦਾ ਕੀਤਾ ਹੈ ਅਤੇ ਉਸ ਨੇ ਰਾਜੇ ਦੇ 
ਘਰ ਜਨਮ _ਲਿਆ ਹੈ। ਉਹ ਸੱਤ ਸਮੁੰਦਰਾਂ ਤੋਂ ਪਾਰ ਵਸਦਾ ਹੈ। ਉਥੇ ਕੌਣ ਪਹੁੰਚ ਕੇ ਉਸ 
ਨੂੰ ਲਿਆ ਸਕਦਾ _ਹੈ।੧੭। 


੨0੬ 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਰਿਖਿ ਕੇ ਇਹ ਬਿਧਿ ਬਚਨ ਸੁਨਿ ਚਲਤ ਭਈ ਸੁਕੁਮਾਰਿ। 
ਸਪਤ ਸਿੰਧ ਕੇ ਛਿਨਿਕ ਮਹਿ ਜਾਤ ਭਈ ਉਹਿ ਪਾਰ। ੧੮। 
ਚੱਪਣਾ 
ਸੁੰਦਰ ਸਦਨ ਹੁਤੋ ਜਹ ਨ੍ਰਿਪ ਬਰ। ਜਾਤ ਭਈ ਸੁੰਦਰਿ ਤਾਹਿ ਘਰ। 
ਜਹ ਨ੍ਰਿਪ ਸੁਤ _ਆਸੂਮ _ਸੁਨਿ _ਲੀਯਾ। ਗਈ ਤਹਾ ਤਿਨ ਬਿਲਮ ਨ _ਕੀਯਾ। ੧੯। 
ਲੋਕੰਜਨ ਡਾਰਤ _ਚਖ _ਭਈ। ਪਰਗਟ ਹੁਤੀ ਲੋਪ ਤੂਹੈ _ਗਈ। 
ਯਹ ਸਭ ਹੀ ਕੋ ਰੂਪ ਨਿਹਾਰੈ। ਯਾ ਕੌ ਕੋਊ ਨ ਪੁਰਖ ਬਿਚਾਰੈ। ੨0। 


੭%/ਤਲ 


ਗੀ ਭੂਲਿ ਰਹੀ ਲਲਚਾਇ _ਕਰਿ। ੨੧ 


ਚੱਪਣਾ 
ਯਹ ਸੁਧਿ ਤਾਹਿ ਬਿਸਰਿ ਕਰਿ ਗਈ। ਤਿਹ ਪੁਰ ਬਸਤ ਬਰਖ ਬਹੁ ਭਈ। 
ਕਿਤਕ _ਦਿਨਨ ਵਾ ਕੀ ਸੁਧਿ ਆਈ। ਮਨ ਮਹਿ ਤਰੁਨੀ ਅਧਿਕ ਲਜਾਈ। _੨੨। 


ਜੌ ਯਹ ਬਾਤ ਪਰੀ ਸੁਨਿ ਪੈ ਹੈ। ਮੋ ਕਹ ਕਾਢਿ ਸੂਰਗ ਤੇ ਦੈ ਹੈ। 
ਤਾ ਤੇ ਯਾ ਕੌ ਕਰੌ ਉਪਾਈ। ਜਾ ਤੇ ਇਹ ਉਹਿ ਦੇਉ ਮਿਲਾਈ। ੨੩। 


੮ 


ਆਲਯ _ਹੁਤੋ ਕੁਅਰ ਕੋ _ਜਹਾ। ਵਾ ਕੋ ਚਿਤ੍ਰ ਲਿਖਤ ਭਈ ਤਹਾ। 
ਚਿਤ੍ਰ ਜਬੈ ਤਿਨ ਕੁਅਰ ਨਿਹਾਰਾ। ਰਾਜ ਪਾਟ ਸਭ ਹੀ ਤਜਿ _ਡਾਰਾ। ੨੪। 


%7ਤਲ਼ 
ਮੈ ਭਯੋ ਉਦਾਸ ਰਾਜ ਕੋ ਤ੍ਯਾਗਿ ਕੈ। 


ਰਵਿ 
ਹੋ ਚੇਟਕ ਚਿਤੁ ਦਿਖਾਇ ਚਤੁਰਿ ਚਿਤ ਲੈ ਗਈ। ੨੬। 


੫ 


ਚਰਿਤ੍ਰ ਪਾਖਿਆਨ ੨0੭ 


ਦੰਹਰਾ 
ਰਿਸ਼ੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹ ਪਰੀ ਚਲ ਪਈ ਅਤੇ ਛਿਣ ਭਰ ਵਿਚ 
ਸੱਤ ਸਮੁੰਦਰਾਂ ਨੂੰ _ਪਾਰ _ਕਰ _ਗਈ।੧੮। 
ਚੱਪਣ? 
(ਉਥੇ) ਰਾਜੇ ਦਾ ਜੋ ਸੁੰਦਰ ਮਹੱਲ ਸੀ, ਉਸ ਘਰ ਵਿਚ ਸੁੰਦਰੀ ਜਾ _ਪਹੁੰਚੀ। ਜਿਥੇ 
ਰਾਜੇ ਦੇ ਪੁੱਤਰ ਦਾ ਨਿਵਾਸ ਸੁਣਿਆ ਸੀ, ਉਥੇ _ਬਿਨਾ ਦੇਰ ਕੀਤੇ ਜਾ _ਪਹੁੰਚੀ।੧੯। 
(ਉਸ ਨੇ) ਅੱਖਾਂ ਵਿਚ ਜਾਦੂਈ ਸੁਰਮਾ ਪਾ _ਲਿਆ। (ਉਹ ਜੋ) ਪ੍ਰਗਟ ਰੂਪ ਵਿਚ ਸੀ, 


੮ 


(ਸੁਰਮਾ ਪਾਣ ਨਾਲ) ਲੋਪ ਹੋ __ਗਈ। _ਉਹ ਸਭ _ਦਾ ਰੂਪ ਵੇਖ ਸਕਦੀ ਸੀ, ਪਰ ਉਸ ਨੂੰ 
ਕੋਈ ਵੀ ਆਦਮੀ ਵੇਖ ਨਹੀਂ ਸਕਦਾ _ਸੀ।੨0। 


੭%/ਤ=ਲ 


ਜਿਥੇ _ਦਿਲੀਸ ਸਿੰਘ (ਸੁੰਦਰ) ਬਸਤ੍ਰ _ਧਾਰਨ ਕਰ ਕੇ ਬੈਠਾ ਸੀ, ਔਖਾਂ ਵਿਚ ਜਾਦੂਈ 
ਸੁਰਮਾ ਪਾਕੇ ਪਰੀ ਉਥੇ ਜਾ _ਪਹੁੰਚੀ। ਉਸ _ਦੀ ਸੁੰਦਰਤਾ ਨੂੰ ਵੇਖ ਕੇ ਉਲਝ _ਗਈ। _ਉਸ 
ਦੀ ਸੁੱਧ ਬੁੱਧ ਚਲੀ ਗਈ ਅਤੇ ਆਪ (ਰਾਜੇ ਦੇ ਪੁੰਤਰ ਵਿਚ) ਲਲਚਾ ਕੇ ਰਹਿ ਗਈ।੨੧। 


ਜੱਪਣਾ 

ਉਹ _ਇਹ ਸੁੱਧ ਭੁਲ ਗਈ ਕਿ (ਕਿਸ ਕੰਮ ਲਈ ਉਥੇ) ਗਈ ਸੀ। (ਇਸ ਲਈ) 
ਉਸ ਨਗਰ _ਵਿਚ ਬਹੁਤ ਵਰ੍ਹਿਆਂ ਤਕ ਰਹਿੰਦੀ ਰਹੀ। _(ਜਦ) ਕਿਤਨੇ ਸਮੇਂ ਬਾਦ ਉਸ ਨੂੰ 
ਸੁਰਤ ਪਰਤੀ ਤਾਂ (ਉਹ) ਇਸਤਰੀ ਮਨ ਵਿਚ ਬਹੁਤ ਸ਼ਰਮਸਾਰ _ਹੋਈ।੨੨। 

(ਉਹ ਘਬਰਾ ਗਈ ਕਿ) ਜੇ ਇਹ ਗੱਲ ਸ਼ਾਹ ਪਰੀ ਨੇ ਸੁਣ ਲਈ ਤਾਂ ਮੈਨੂੰ ਸਵਰਗ 
ਵਿਚੋਂ ਕਢ ਦੇਵੇਗੀ। ਇਸ ਲਈ ਕੋਈ ਉਪਾ ਕੀਤਾ ਜਾਏ, ਜਿਸ ਕਰ ਕੇ ਇਸ ਨੂੰ ਉਸ ਨਾਲ 
ਮਿਲਾ ਦਿੱਤਾ ਜਾਏ।੨੩। 

ਜਿਥੇ ਰਾਜ ਕੁਮਾਰ ਦਾ ਨਿਵਾਸ ਸਥਾਨ ਸੀ, ਉਥੇ ਉਸ (ਰਾਜ ਕੁਮਾਰੀ) ਦਾ ਚਿਤਰ 
ਬਣਾ ਦਿੱਤਾ। ਜਦ ਉਸ _ਚਿਤਰ ਨੂੰ _ਕੁੰਵਰ ਨੇ ਵੇਖਿਆ ਤਾਂ ਸਭ _ਰਾਜ-ਪਾਟ _ਛਡ ਦਿੱਤਾ 
(ਭਾਵ ਰਾਜ ਦਾ ਕੰਮ ਕਾਜ ਭੁਲ ਗਿਆ)।੨੪। 

%#=ੜਾਲ਼ 


ਉਹ ਰਾਜ ਨੂੰ ਤਿਆਗ ਕੇ ਮਨ ਵਿਚ (ਬਹੁਤ) ਉਦਾਸ _ਹੋ__ਗਿਆ। (ਉਸ _ਚਿਤਰ 
ਵਾਲੀ ਦੇ) ਅਨੁਰਾਗ (ਪ੍ਰੇਮ) ਵਿਚ ਦਿਨ ਰਾਤ ਬੈਠਾ ਰਹਿੰਦਾ। (ਉਹ) ਰੋ ਰੋ ਕੇ ਔਖਾਂ ਵਿਚ 
ਲਹੂ _('ਰੁਹਰ”) ਵਹਾਉ'ਦਾ _ਰਹਿੰਦਾ। ਬਹੁਤ ਤਰ੍ਹਾਂ ਦੇ ਵਿਚਾਰ ਕਰਨ (ਅਥਵਾ _ਵਿਉਂਤਾਂ 
ਬਣਾਉਣ) ਦੇ ਬਾਵਜੂਦ ਉਸ ਨੂੰ ਪ੍ਰਾਪਤ ਨਹੀਂ _ਕਰ _ਸਕਦਾ।੨੫। 


(ਸੋਚਦਾ ਕਿ ਉਹ) ਨਟੀ ਹੈ, ਨਾਟਕੀ ਹੈ, ਰਾਣੀ ਹੈ ਜਾਂ _ਨਾਚੀ ਹੈ (ਭਲਾ ਉਸ ਨੂੰ) ਕੀ 
ਆਖੀਏ। _ਕੀ ਉਹ _ਨਰੀ_ਹੈ, ਨਾਗਨੀ ਹੈ, ਪਹਾੜਨ ਹੈ ਜਾਂ ਆਪਣੀ ਇਸਤਰੀ ਸਮਝੀਏ। ਉਹ 
ਸ਼ਿਵ ਦੀ, ਇੰਦਰ ਦੀ, ਚੰਦ੍ਰਮਾ ਜਾਂ ਸੂਰਜ ਦੀ ਸੰਤਾਨ ਹੈ। ਇਹ ਚਿਤਰ ਦਾ ਚੇਟਕ ਵਿਖਾ ਕੇ 
ਚਤੁਰ (ਇਸਤਰੀ ਮੇਰਾ) ਹਿਰਦਾ ਲੈ ਗਈ ਹੈ।੨੬। 


੨0੮ 


ਸੀ _ਦਸਮ-ਗੁੁੰਥ ਸਾਹਿਬ 


ਲਿਖ੍ਯੋ ਚਿਤੁ ਇਹ ਨੌਰ ਬਹੁਰਿ ਤਿਹ ਠਾ ਗਈ। 
ਚਿਤ੍ਰ `ਚਤੁਰਿ ਕੇ ਭਵਨ ਬਿਖੈ ਲਿਖਤੀ ਭਈ। 
ਪ੍ਰਾਤ ਕੁਅਰਿ ਕੋ ਜਬ _ਤਿਨ ਚਿਤ੍ਰ _ਨਿਹਾਰਿਯੋ। 
ਹੋ ਰਾਜ ਪਾਟ ਸਭ _ਸਾਜ ਤਬੈ ਤਜਿ ਡਾਰਿਯੋ। ੨੭। 


ਨਿਰਖਿ ਕੁਅਰ ਕੋ ਚਿਤ੍ਰ ਕੁਅਰਿ ਅਟਕਤ _ਭਈ। 


ਹਸਿ ਹਸਿ ਕਬਹੂੰ `ਉਠੈ ਕੈ ਗੁਨ ਗਾਵਈ। 

ਹੋ ਕਬਹੂੰ ਰੋਵਤ ਦਿਨ ਅਰੁ _ਰੈਨਿ _ਬਿਤਾਵਈ। ੨੯੧ 

ਦਿਨ ਦਿਨ _ਪਿਯਰੀ ਹੋਤ _ਕੁਅਰਿ ਤਨ _ਜਾਵਈ। 

ਅੰਤਰ _ਪਿਯ _ਕੀ ਪੀਰ ਨ ਪ੍ਰਗਟ ਜਤਾਵਈ। 

ਸਾਤ ਸਮੁੰਦਰ ਪਾਰ ਪਿਯਾ ਤਾ ਕੋ ਰਹੈ। 

ਹੋ ਆਨਿ ਮਿਲਾਵੈ ਤਾਹਿ ਇਤੋਂ ਦੁਖ ਕਿਹ _ਕਹੈ। ੩0। 

ਅਬ ਕਹੋਂ ਬ੍ਰਿਥਾ ਕੁਅਰ ਕੀ ਕਛੁ ਸੁਨਿ ਲੀਜਿਯੈ। 

ਸੁਨਹੁ _ਸੁਘਰ ਚਿਤ ਲਾਇ _ਸੁਵਨ ਇਤ ਦੀਜਿਯੈ। 

ਰੋਤ ਰੋਤ ਨਿਸੁ ਦਿਨ ਸਭ ਸਜਨ _ਬਿਤਾਵਈ। 

ਹੋ ਪਰੈ ਨ ਤਾ ਕੋ ਹਾਥ ਚਿਤੁ ਉਰ ਲਾਵਈ। ੩੧। 
ਦੰਹਰਾ 

ਇਤੈ ਚਾਹ ਉਨ ਕੀ ਲਗੀ ਉਨ ਕੌ ਇਨ ਕੀ ਚਾਹ। 

ਕਹੁ ਕੌਨੇ ਛਲ _ਪਾਇਯੈ ਕਰਤਾ ਕਰੈ _ਨਿਬਾਹ। _੩੨। 


੭%/ਤਲ 


ਅਤਿਥ ਭੇਸ ਧਰਿ ਪਰੀ ਕੁਅਰਿ ਕੇ ਢਿਗ ਗਈ। 

ਰਾਜ ਸੁਤਾ ਕੀ ਬਾਤ _ਬਤਾਵਤ ਤਿਹ _ਭਈ। 

ਤੁਮ ਕੌ ਉਨ ਕੀ ਚਾਹ ਉਨੈ ਤੁਮਰੀ ਲਗੀ। 

ਹੋ ਨਿਸੁ ਦਿਨੁ ਜਪਤ _ਬਿਹੰਗ ਜ੍ਯੋ_ਪ੍ਰੀਤਿ ਤੈਸੀ ਜਗੀ। ੩੩। 


ਸਾਤ _ਸਮੁੰਦੂਨ ਪਾਰ _ਕੁਅਰਿ _ਵਹ _ਜਾਨਿਯੈ। 

ਨੇਹ _ਲਗ੍ਯੋ ਤੁਮ ਸੋ ਤਿਹ ਅਧਿਕ ਪੁਮਾਨਿਯੈ। 

ਕਰਿ ਕਰਿ ਕੌਨ ਉਪਾਇ ਕਹੋ ਤਿਹ ਲ੍ਯਾਇਯੈ। 

ਹੋਂ ਰਾਜ ਕੁਅਰ ਸੁਕੁਮਾਰਿ ਸੁ ਕਿਹ ਬਿਧਿ ਪਾਇਯੈ। ੩੪। 


ਚਰਿਤ੍ਰ ਪਾਖਿਆਨ ੨0੯ 


ਇਥੇ ਚਿਤਰ ਲਿਖ ਕੇ ਫਿਰ ਉਸ ਥਾਂ (ਸੱਤ ਸਮੁੰਦਰੋਂ ਪਾਰ ਰਾਜ ਕੁਮਾਰੀ ਦੇ ਘਰ) 
ਚਲੀ _ਗਈ। _ (ਉਸ ਦਾ) ਚਿਤਰ ਰਾਜ ਕੁਮਾਰੀ ਦੇ ਘਰ _ਬਣਾਇਆ। ਸਵੇਰੇ ਜਦ ਰਾਜ 
ਕੁਮਾਰੀ ਨੇ ਉਸ ਦਾ ਚਿਤਰ ਵੇਖਿਆ ਤਾਂ ਉਸ ਨੇ ਵੀ ਰਾਜ-ਪਾਟ ਅਤੇ _ਸਾਜ-ਸੱਜਾ ਛਡ 
ਦਿੱਤੀ।੨੭। 


ਕੰਵਰ ਦਾ ਚਿਤਰ ਵੇਖ ਕੇ ਰਾਜ ਕੁਮਾਰੀ ਅਟਕ _ਗਈ। _(ਉਸ ਦੇ) ਹਿਰਦੇ 
ਰਾਜ-ਪਾਟ ਅਤੇ ਧਨ _ਦੀ ਸਭ ਸੁੱਧ ਬੁੱਧ ਖਤਮ ਹੋ _ਗਈ। ਪ੍ਰੇਮ ਦੀ ਵੱਧੀ ਹੋਈ ਪੀੜ 
(ਭਲਾ) ਦਸੋ (ਉਹ) ਕਿਸ ਨੂੰ ਕਹੇ, ਜੋ ਉਸ ਦਾ ਦੁਖ ਦੂਰ ਕਰ ਕੇ ਉਸ (ਦੇ ਪ੍ਰੀਤਮ) 
ਆਣ _ਮਿਲਾਵੇ।੨੮। 


0੨ ॥%੨ <&/ 


ਮਤਵਾਲੇ ਵਾਂਗ _ਰਾਜ ਕੁਮਾਰੀ ਕਮਲੀ ਹੋ ਗਈ। _ਖਾਣ ਪੀਣ ਦੀ ਸੁੱਧ ਨੂੰ ਤਦ ਹੀ 
ਤਿਆਗ ਦਿੱਤਾ। ਕਦੇ _ਹਸਣ _ਲਗ ਜਾਂਦੀ ਅਤੇ ਕਦੇ (ਉਸ ਦੇ) ਗੁਣ ਗਾਣ ਲਗ ਜਾਂਦੀ 
ਕਦੇ ਰੋਂਦੇ ਰੋਂਦੇ ਦਿਨ ਅਤੇ _ਰਾਤ _ਬਿਤਾ _ਦਿੰਦੀ।੨੯। 


ਰਾਜ ਕੁਮਾਰੀ ਦਾ ਸ਼ਰੀਰ ਦਿਨੋ _ਦਿਨ ਪੀਲਾ ਹੋਣ ਲਗ _ਗਿਆ। _ਉਸ ਦੇ ਅੰਦਰ 
ਪ੍ਰੀਤਮ ਦੀ ਪੀੜ ਸੀ (ਜਿਸ ਨੂੰ ਉਹ ਕਿਸੇ ਅਗੇ) ਦਸ ਨਹੀਂ ਰਹੀ ਸੀ। ਉਸ ਦਾ ਪ੍ਰੀਤਮ 
ਸੱਤ ਸਮੁੰਦਰੋਂ ਪਾਰ ਰਹਿੰਦਾ ਸੀ। ਜੇ ਕੋਈ ਉਸ ਨੂੰ (ਪ੍ਰੀਤਮ) ਲਿਆ ਕੇ ਮਿਲਾ ਦੇਵੇ, ਉਸ 
ਅਗੇ (ਆਪਣਾ) ਦੁਖ ਕਹਿ ਸਕਦੀ ਹੈ।੩0)। 


(ਕਵੀ ਕਹਿੰਦਾ ਹੈ!) ਹੁਣ ਮੈਂ ਰਾਜ ਕੁਮਾਰ ਦੀ ਕੁਝ ਵਿਥਿਆ ਕਹਿੰਦਾ ਹਾਂ, (ਉਸ ਨੂੰ 
ਵੀ) ਸੁਣ ਲਵੋਂ। ਹੇ ਸੁਘੜੋਂ! ਹੁਣ ਚਿਤ ਲਾ ਕੇ ਸੁਣੋ ਅਤੇ ਕੰਨ ਇਧਰ ਨੂੰ ਦਿਓ। ਉਹ 
ਸੱਜਨ ਰੋ ਰੋ ਕੇ ਸਾਰੀ ਰਾਤ ਅਤੇ ਦਿਨ _ਬਿਤਾਉਂਦਾ ਸੀ। (ਉਹ ਚਿਤਰ ਵਾਲੀ) ਉਸ ਦੇ ਹੌਥ 
ਨਹੀਂ ਲਗ _ਰਹੀ ਸੀ, ਬਸ _ਚਿਤਰ ਨੂੰ ਹੀ ਹਿਰਦੇ ਨਾਲ ਲਗਾ ਰਿਹਾ _ਸੀ।੩੧। 
ਦੰਹਰਾ 

ਇਥੇ ਉਸ ਦੀ ਚਾਹ ਲਗੀ ਹੋਈ ਸੀ ਅਤੇ (ਉਥੇ) ਉਸ ਨੂੰ ਇਸ ਦੀ ਚਾਹ ਲਗੀ 
ਹੋਈ ਸੀ। ਕਹੋ, ਕਿਹੜੇ ਛਲ ਨਾਲ (ਦੋਵੇਂ ਇਕ ਦੂਜੇ ਨੂੰ) ਪ੍ਰਾਪਤ ਕਰਦੇ ਹਨ। ਪਰਮਾਤਮਾ 
ਹੀ ਇਨ੍ਹਾਂ (ਦੇ ਪ੍ਰੇਮ) ਨੂੰ ਨਿਭਾਏ।੩੨। 


੭%/ਤਲ 


ਜੋਗੀ ਦਾ ਰੂਪ ਧਾਰ ਕੇ ਪਰੀ ਰਾਜ ਕੁਮਾਰ ਕੋਲ ਚਲੀ ਗਈ। _ਉਸ ਨੂੰ ਰਾਜ ਕਮੁਾਰੀ 
ਦੀ ਗੱਲ ਦਸੀ ਕਿ ਤੈਨੂੰ ਉਸ ਦੀ ਚਾਹ ਹੈ ਅਤੇ ਉਸ ਨੂੰ ਤੇਰੀ ਚਾਹ ਲਗੀ ਹੋਈ ਹੈ। ਉਹ 
ਰਾਤ ਦਿਨ ਪੰਛੀ (ਪਪੀਹੇ) ਵਾਂਗ (ਤੇਰਾ ਨਾਮ) _ਜਪਦੀ ਹੈ, ਉਸ ਵਰਗੀ (ਉਸ 

ਜਾਗ _ਪਈ _ਹੈ।੩੩। 


ਉਹ ਰਾਜ ਕੁਮਾਰੀ ਸੱਤ ਸਮੁੰਦਰੋਂ ਪਾਰ ਹੈ। ਉਸ ਦਾ ਤੇਰੇ ਨਾਲ ਬਹੁਤ ਅਧਿਕ ਪ੍ਰੇਮ 
ਹੋ ਗਿਆ ਹੈ। ਦਸੋ, ਕਿਹੜਾ ਕਿਹੜਾ _ਉਪਾ ਕਰ ਕੇ ਉਸ ਨੂੰ ਲਿਆਵਾਂ। ਹੇ ਸੋਹਲ _ਰਾਜ 
ਕੁਮਾਰ! (ਉਸ ਰਾਜ ਕੁਮਾਰੀ ਨੂੰ) ਕਿਸ ਢੰਗ _ਨਾਲ ਪ੍ਰਾਪਤ _ਕੀਤਾ _ਜਾਏ।੩੪। 


੨੧0 


ਹੋ ਤਬ ਹੋ ਤੁਮਰੇ ਤੀਰ ਪਠਾਇ ਤੁਰਿਤ ਦਈ। ੩੫। 
ਦੰਹਰਾ 

ਤੀਨਿ ਭਵਨ ਮੈ ਭ੍ਰਮਿ ਫਿਰੀ ਤਾ ਸਮ ਕਹੂੰ ਨ ਨਾਰਿ। 

ਤਾ ਕੇ ਬਰਬੇ ਜੋਗ ਹੋ ਤੁਮ ਹੀ ਰਾਜ ਕੁਮਾਰ। ੩੬। 


%7ਤਲ 
ਹੌ ਸਰਦਾਰ ਪਰੀ ਪਹਿ ਅਬ ਉਠ ਜਾਇ ਹੋ। 
ਕੁਅਰਿ ਜੋਗ ਬਰ ਲਹਿ _ਤੁਹਿ ਤਾਹਿ ਬਤਾਇ ਹੋ। 
ਜਬ ਤੁਮ ਤਾ ਕਹ ਜਾਇ ਸਜਨ ਬਰਿ ਲੇਹੁਗੇ। 
ਹੋਂ ਕਹਾ ਬਤਾਵਹੁ ਮੋਹਿ ਤਬੈ ਜਸੁ ਦੇਹੁਗੇ। ੩੭। 


ਚੱਪਲਾਂ 


ਯੌ ਕਹਿ ਤਾ ਕੌ ਪਰੀ ਉਡਾਨੀ। _ਸਿਵੀ _ਬਾਸਵੀ ਰਵੀ _ਪਛਾਨੀ। 
ਸਰਦਾਰ ਪਰੀ ਪਹਿ ਆਈ। ਸਕਲ ਬ੍ਰਿਥਾ ਕਹਿ ਤਾਹਿ ਸੁਨਾਈ। ੩੮। 


ਦੰਹਰਾ 
ਤੀਨਿ ਲੋਕ ਮੈ ਖੋਜਿ ਕਰਿ ਸੁਘਰ ਲਖਾ ਇਕ ਨੌਰ। 
ਚਲਿ ਕਰਿ ਆਪੁ ਨਿਹਾਰਿਯੈ ਜਾ ਸਮ ਸੁੰਦੂ ਨ ਔਰ। ੩੯। 
ਚੱਪਣ? 
ਸੁਨਤ ਬਚਨ _ਸਭ _ ਪਰੀ _ਉਡਾਨੀ। _ਸਾਤ _ਸਮੁੰਦੂ _ਪਾਰ _ਨਿਜਕਾਨੀ। 
ਜਬ _ਦਿਲੀਪ ਸਿੰਘ ਨੈਨ _ਨਿਹਾਰਾ। ਚਿਤ ਕੋ _ਸੋਕ ਦੂਰ ਕਰਿ ਡਾਰਾ। ੪0। 


ਅਬ ਸਰਦਾਰ ਪਰੀ ਕਹੈ ਹੋ ਹੀ _ਬਰਿਹੋਂ _ਜਾਹਿ। 
ਪੀਰ ਕੁਅਰਿ ਕੀ ਨ ਕਰੈ ਲਾਜ ਨ ਆਵਤ _ਤਾਹਿ। ੪੩। 


ਚਰਿਤ੍ਰ ਪਾਖਿਆਨ ੨੧੧ 


ਮੈਨੂੰ ਸ਼ਾਹ ਪਰੀ ਦੀ ਸੁਹਿਰਦ (ਅਥਵਾ _ਖੈਰ ਖ੍ਹਾਹ) ਕਿਹਾ ਜਾਂਦਾ ਹੈ। _ਉਸ _(ਰਾਜ 
ਕੁਮਾਰੀ) ਦਾ ਰੂਪ ਸੂਰਜ ਜਾਂ _ਚੰਦੂਮਾ ਦੇ ਸਮਾਨ ਸਮਝ _ਲਵੋ। ਜਦ ਉਸ ਨੇ ਰਾਜ ਕੁਮਾਰੀ ਦੇ 
ਚਿਤ ਦੀ ਸਥਿਤੀ ਵੇਖੀ ਤਾਂ ਤੁਰੰਤ ਮੈਨੂੰ ਤੁਹਾਡੇ ਕੋਲ ਭੇਜ _ਦਿੱਤਾ।੩੫। 


ਦੰਹਰਾ 
ਹੈ। ਉਸ ਨੂੰ ਵਰਨ ਲਈ ਤੂੰ ਹੀ (ਇਕੋ ਇਕ) ਰਾਜ ਕੁਮਾਰ ਹੈਂ।੩੬। 


੭%/ਤਲ 


ਮੈਂ ਹੁਣ ਉਠ ਕੇ ਸ਼ਾਹ ਪਰੀ ਕੋਲ ਜਾਵਾਂਗੀ। _ਰਾਜ ਕੁਮਾਰੀ ਯੋਗ ਤੇਰੇ (ਰੂਪ ਵਿਚ) 
ਵਰ ਲਭ _ਲਿਆ ਹੈ, ਉਸ ਨੂੰ ਦਸਾਂਗੀ। ਹੇ _ਸੌਜਨ! ਜਦ ਤੁਸੀਂ ਜਾ ਕੇ ਉਸ ਨੂੰ ਵਰ ਲਵੋਗੇ 
ਤਾਂ ਦਸੋ, ਤਦ ਮੈਨੂੰ ਕੀ ਜਸ _ਦਿਓਗੇ।੩੭। 


ਜੱਪਣਾ 

ਉਸ ਨੂੰ ਇਹ ਕਹਿ ਕੇ ਪਰੀ ਉਡ ਗਈ। (ਉਹ) ਸ਼ਿਵ, ਇੰਦਰ ਅਤੇ ਸੂਰਜ _ਦੀ 
ਪਤਨੀ ਲਗਦੀ _ਸੀ। _ਉਹ _ਚਲ ਕੇ ਸ਼ਾਹ ਪਰੀ ਕੋਲ ਆਈ ਅਤੇ ਉਸ ਨੂੰ ਸਾਰੀ ਬਿਰਥਾ 
ਕਹਿ ਸੁਣਾਈ।੩੮। 
ਦੰਹਰਾ 

(ਕਹਿਣ ਲਗੀ--) ਤਿੰਨ ਲੋਕਾਂ ਵਿਚ ਖੋਜ ਕੇ ਮੈਂ ਇਕ ਥਾਂ ਸੁਘੜ (ਵਿਅਕਤੀ) ਵੇਖਿਆ 
ਹੈ। (ਤੁਸੀਂ) ਆਪ ਚਲ ਕੇ ਵੇਖ ਲਵੋਂ, ਉਸ ਵਰਗਾ ਸੁੰਦਰ ਹੋਰ ਕੋਈ ਨਹੀਂ ਹੈ।੩੯। 
ਦੰਪਣਾ 

(ਇਹ) ਬਚਨ _ਸੁਣ ਕੇ _ਸਾਰੀਆਂ ਪਰੀਆਂ _ਉਡ ਪਈਆਂ _ਅਤੇ 
(ਉਸ) ਕੋਲ ਆ ਗਈਆਂ। (ਸ਼ਾਹ ਪਰੀ ਨੇ) ਜਦ ਦਿਲੀਪ ਸਿੰਘ ਨੂੰ 
ਤਾਂ ਚਿਤ ਦਾ ਸਾਰਾ ਦੁਖ _ਦੂਰ _ਕਰ _ਦਿੱਤਾ।੪0। 
ਦੰਹਰਾ 

ਕੁੰਵਰ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਸ਼ਾਹ ਪਰੀ (ਖੁਦ) ਅਟਕ _ਗਈ ਅਤੇ 
(ਸੋਚਣ ਲਗੀ ਕਿ) ਇਸ ਸੁੰਦਰ ਨੂੰ ਮੈਂ ਹੀ ਕਿਉਂ ਨ ਵਰ ਲਵਾਂ ਅਤੇ (ਇਸ ਤਰ੍ਹਾਂ) ਰਾਜ 
ਕੁਮਾਰੀ ਨੂੰ ਭੁਲਾ _ਦਿੱਤਾ।੪੧। 
ਚੱਪਣਾ 

ਉਹ ਪਰੀ “ਹਾਇ ਹਾਇ” ਉਚਾਰਨ ਲਗੀ _ਅਤੇ _ਧਰਤੀ ਨਾਲ _ਸਿਰ ਚੁਕ ਚੁਕ ਕੇ 
ਮਾਰਨ _ਲਗੀ। ਜਿਸ (ਰਾਜ ਕੁਮਾਰੀ) ਲਈ ਮੈਂ ਇਤਨੇ ਜਫਰ ਜਾਲੇ ਹਨ, ਉਸ ਨਾਲ _ਵਿਧਾਤਾ 
ਨੇ ਮਿਲਣ ਵੀ ਨਹੀਂ ਦਿੱਤਾ।੪੨। 
ਦੰਹਰਾ 

ਹੁਣ ਸ਼ਾਹ ਪਰੀ ਕਹਿਣ ਲਗੀ, ਮੈਂ ਹੀ ਜਾ ਕੇ (ਇਸ ਨੂੰ) ਵਰਾਂਗੀ। ਉਸ 
ਕੁਮਾਰੀ ਦੀ ਪੀੜ ਦਾ ਅਹਿਸਾਸ ਨਹੀਂ ਸੀ ਅਤੇ ਨ ਹੀ ਉਸ ਨੂੰ ਲਾਜ ਮਹਿਸੂਸ 
ਸੀ।੪੩। 


ਸੋਤ 


੬0 ॥2੧੨ 


੨੧੨ 


ਸੁਨੁ ਸਰਦਾਰ ਪਰੀ ਜੂ ਹਮ ਜਿਹ ਹਿਤ ਅਤਿ ਸਮ _ਕੀਨ। 
ਅਬ ਤੈ ਯਾਹਿ ਬਰਿਯੋ ਚਹਤ ਮਿਲਨ ਨ ਤਾ ਕਹ ਦੀਨ। ੪੪। 


ਸਖਿ ਸਰਦਾਰ ਪਰੀ ਕ੍ਯਾ _ਕਰੈ। _ਬਿਰਹ _ਤਾਪ ਤਨ _ਛਤਿਯਾ ਜਰੈ। 
ਜਬ ਮੈ ਯਾ ਕੋ ਰੂਪ ਨਿਹਾਰਿਯੋ। ਸੂਰਗ ਬਿਖੈ ਕੋ _ਬਾਸ _ਬਿਸਾਰਿਯੋ। ੪੫। 


ਸੀ _ਦਸਮ-ਗ੍ੁੰਥ ਸਾਹਿਬ 


ਚੱਪਲਾਂ 


ਦੰਹਰਾ 


ਕਹਾ ਕਰੋ ਮੈ ਜਾਉ ਕਤ ਲਗੈ _ਨਿਗੋਡੇ ਨੈਨ। 
ਬਿਨੁ ਹੇਰੇ ਕਲ ਨ ਪਰੈ ਨਿਰਖਤ ਲਾਗਤ _ਚੈਨ। _੪੬। 
ਬਿਨ ਦੇਖੋ ਮਹਬੂਬ _ਕੇ ਪਲਕ _ਲਗਤ ਹੈ _ਜਾਮ। 


ਤਬ ਸਰਦਾਰ ਪਰੀ ਹੁਤੀ ਅਬ _ਇਹ ਭਈ ਗੁਲਾਮ। ੪੭। 


੮੨. 


ਕਹਾ ਕਰੌ _ਕਾ_ਸੌੋ_ਕਹੌ ਕਹੇ ਨ ਆਵਤ _ਬੈਨ। 
ਬਿਨੁ ਦੇਖੇ ਮਹਬੂਬ _ਕੇ ਭਏ ਜਹਮਤੀ ਨੈਨ। ੪੮। 


੭%/ਤਲ 


ਪਲਕ _ਨ ਇਤ ਉਤ ਜਾਇ ਨੈਨ ਐਸੇ ਲਗੇ। 
ਪਿਯ ਦੇਖਨ ਕੇ ਪ੍ਰੇਮ ਦੋਊ ਇਹ ਬਿਧਿ ਪਗੇ। 
ਲਗਨ _ਲਾਗਿ _ਮੁਰਿ ਗਈ ਨਿਗੋਡਿ ਨ ਛੂਟਈ। 


ਹੋ 


ਨੈਕੁ ਨਿਹਾਰੇ ਬਿਨੁ _ਸਖਿ ਪ੍ਰਾਨ ਨਿਖੂਟਈ। ੪੯। 


ਛੁਟਤ ਛੁਟਾਏ ਨਾਹਿ _ਨਿਗੋਡੇ ਜਹ _ਲਗੇ। 
ਪਲਕ ਨ ਇਤ ਉਤ ਹੋਇ ਪ੍ਰੈਮ ਪਿਯ ਕੇ ਪਗੇ। 
ਜਹਾ ਲਗੇ _ਏ ਨੈਨ ਤਹੀ ਕੈ ਹ੍ਹੈ ਰਹੇ। 


ਹੋ 


ਫਿਰਿ ਆਵਨ ਕੇ ਨਾਹਿ ਕਬਿਨ ਐਸੇ ਕਹੇ। ੫0। 


ਦੰਹਰਾ 


ਥਰਹਰਾਇ ਥਿਰ _ਨ ਰਹਹਿ ਪਲਕ _ਨਹੀ _ਠਹਰਾਹਿ। 


ਜਹ ਲਾਗੇ ਏ ਲੋਇਨਾ ਫਿਰਿ ਆਵਨ ਕੇ ਨਾਹਿ। ੫੧। 


ਨਿਰਖਿ ਨੈਨ _ਮਹਬੂਬ ਕੇ ਨੈਨ _ਗਡੇ _ਤਿਨ ਮਾਹਿ। 


ਉੜੈ _ਅਘਾਨੇ ਬਾਜ ਜ੍ ਯੋ ਫਿਰ ਆਵਨ ਕੇ _ਨਾਹਿ। ੫੨। 


ਜਹਾ ਲਗੇ ਏ ਲੋਇਨਾ ਤਹ ਹੀ ਕੇ ਸੁ ਭਏ। 
ਬਹਰੀ ਜ੍ਯੋ _ਕਹਰੀ ਦੋਊ ਗਏ ਸੁ ਗਏ ਗਏ। ੫੩। 


੭%/ਤੜਲ 


ਜਿਤ ਲਾਗੇ ਏ ਨੈਨ ਸੁ ਤਿਤਹੀ ਕੇ ਭਏ। 
ਕਰਿ ਹਾਰੀ ਹੋ ਜਤਨ ਨ ਭੂਲਿ ਇਤੈ ਅਏ। 


ਮਦਨ ਤਾਪ ਤਨ ਤਈ ਸਦਾ ਜਿਯ ਮੈ ਜਰੋ। ੫੪। 


ਚਰਿਤ੍ਰ ਪਾਖਿਆਨ ੨੧੩ 


(ਸਖੀ ਪਰੀ ਸ਼ਾਹ ਪਰੀ ਨੂੰ ਕਹਿਣ ਲਗੀ!) ਹੇ ਸ਼ਾਹ ਪਰੀ! _ਸੁਣ। ਜਿਸ ਲਈ ਮੈਂ 
ਬਹੁਤ ਯਤਨ ਕੀਤਾ ਹੈ, ਹੁਣ ਤੂੰ ਉਸ ਨੂੰ ਵਰਨਾ ਚਾਹੁੰਦੀ ਹੈਂ ਅਤੇ ਉਸ ਨੂੰ (ਰਾਜ ਕੁਮਾਰੀ 
ਨਾਲ) ਮਿਲਣ ਵੀ ਨਹੀ ਦਿੰਦੀ।੪੪। 
ਚੱਪਣਾ 

ਹੇ ਸਖੀ! ਸ਼ਾਹ ਪਰੀ ਵੀ ਕੀ ਕਰੇ। (ਇਸ ਦੇ) ਵਿਯੋਗ ਵਿਚ (ਮੇਰਾ) ਸ਼ਰੀਰ ਅਤੇ 
ਛਾਤੀ ਸੜ ਰਹੀ ਹੈ। ਜਦ ਦਾ ਮੈਂ ਇਸ ਦਾ ਰੂਪ ਵੇਖਿਆ ਹੈ, ਤਾਂ ਸਵਰਗ ਵਿਚ ਰਹਿਣ ਦਾ 
ਵਿਚਾਰ _ਹੀ ਛਡ ਦਿੱਤਾ ਹੈ।੪੫। 
ਦੰਹਰਾ 

ਕੀ ਕਰਾਂ, ਮੈਂ ਕਿਥੇ ਜਾਵਾਂ? (ਮੇਰੇ) ਭੈੜੇ ਨੈਣ _ਲਗ _ਗਏ _ਹਨ। _(ਉਸ ਨੂੰ) ਬਿਨਾ 
ਦੇਖਿਆਂ ਚੈਨ ਨਹੀਂ ਪੈਂਦਾ ਅਤੇ ਵੇਖਣ ਨਾਲ ਸੁਖ ਦਾ ਅਨੁਭਵ ਹੁੰਦਾ ਹੈ।੪੬। ਬਿਨਾ 
ਮਹਿਬੂਬ ਨੂੰ ਵੇਖੇ ਇਕ _ਪਲਕ _ਵੀ ਪਹਿਰ ਜਿੰਨਾ ਲਗਦਾ _ਹੈ। ਤਦੋਂ ਇਹ ਸ਼ਾਹ ਪਰੀ ਸੀ, 
ਹੁਣ ਇਹ ਗ਼ੁਲਾਮ ਬਣ ਕੇ ਰਹਿ ਗਈ ਹੈ।੪੭। (ਮੈਂ) ਕੀ ਕਰਾਂ, ਕਿਸ ਨੂੰ ਕਹਾਂ? (ਮੈਥੋਂ) 
ਗੌਲ ਨਹੀਂ ਕੀਤੀ ਜਾ _ਰਹੀ। ਬਿਨਾ ਮਹਿਬੂਬ ਨੂੰ _ਵੇਖਿਆਂ ਨੈਣ ਰੋਗੀ ('ਜਹਮਤੀ”) ਹੋ _ ਗਏ 
ਹਨ।੪੮। 
੭%#=ੜਾਲ਼ 


ਨੈਣ ਅਜਿਹੇ ਲਗੇ ਹਨ ਕਿ ਪਲ ਭਰ ਲਈ ਵੀ ਇਧਰ ਉਧਰ ਨਹੀਂ ਜਾਂਦੇ (ਭਾਵ 
ਵੇਖਦੇ)। ਪ੍ਰੀਤਮ ਨੂੰ ਵੇਖਣ ਲਈ ਇਹ ਦੋਵੇਂ ਉਸ ਦੇ ਪ੍ਰੇਮ ਵਿਚ ਮਗਨ ਹੋ ਗਏ ਹਨ। ਮੇਰੀ 
(ਅਜਿਹੀ) ਲਗਨ _ਲਗ ਗਈ ਹੈ ਕਿ ਭੈੜੀ ਛੁਟਦੀ ਹੀ ਨਹੀਂ। ਹੇ ਸਖੀ! ਉਸ ਨੂੰ ਜ਼ਰਾ 
ਜਿੰਨਾ ਵੇਖੇ ਬਿਨਾ (ਮੇਰੇ) ਪ੍ਰਾਣ ਨਿਕਲਦੇ ਜਾ ਰਹੇ _ਹਨ।੪੯। 

ਭੈੜੇ ਅਜਿਹੇ ਲਗੇ ਹਨ ਕਿ ਹਟਾਇਆ ਹਟਦੇ ਨਹੀਂ _ਹਨ। ਪ੍ਰੀਤਮ ਦੇ ਪ੍ਰੇਮ ਵਿਚ 
ਮਗਨ _ਹੋਣ ਕਾਰਨ ਪਲਕ _ਭਰ ਵੀ ਇਧਰ ਉਧਰ _ਨਹੀਂ_ ਜਾਂਦੇ। ਜਿਥੇ ਵੀ ਇਹ ਨੈਣ ਲਗ 
ਗਏ ਹਨ, ਉਥੋਂ ਦੀ ਹੀ ਹੋਕੇ ਰਹਿ ਗਏ ਹਨ। ਕਵੀਆਂ ਨੇ ਇਸ ਤਰ੍ਹਾਂ ਕਿਹਾ ਹੈ (ਕਿ ਇਹ 
ਜਿਥੇ ਲਗ ਗਏ) ਫਿਰ ਉਥੋਂ _ਪਰਤਦੇ ਨਹੀਂ _ਹਨ।੫0। 
ਦੰਹਾਰਾ 

ਇਹ _ਥਰਥਰਾ ਰਹੇ ਹਨ, ਸਥਿਰ ਨਹੀਂ ਹੁੰਦੇ, ਪਲ ਭਰ ਵੀ ਟਿਕ ਨਹੀਂ ਰਹੇ। ਜਿਥੇ 
ਇਹ ਨੈਣ ਹੁਣ ਲਗ ਗਏ, ਫਿਰ (ਉਥੋਂ) ਪਰਤਣ ਵਾਲੇ _ਨਹੀਂ।੫੧। ਪ੍ਰੇਮੀ ਦੇ ਨੈਣ ਵੇਖ 
(ਮੇਰੇ) ਨੈਣ ਉਨ੍ਹਾਂ ਵਿਚ _ਗਡ ਗਏ _ਹਨ। ਰਜੇ ਹੋਏ ਬਾਜ ਵਾਂਗ ਉਡ ਗਏ ਹਨ, ਫਿਰ ਮੁੜਨ 
ਵਾਲੇ ਨਹੀਂ ਹਨ।੫੨। ਜਿਥੇ ਇਹ ਨੈਣ ਲਗ ਗਏ, (ਫਿਰ) ਉਥੋਂ ਦੇ ਹੀ ਹੋ ਗਏ। _ਬਹਿਰੀ 
(ਸ਼ਿਕਾਰੀ ਪੰਛੀ) ਵਾਂਗ ਇਹ ਦੋਵੇਂ ਕਹਿਰਵਾਨ ਹਨ, (ਇਕ ਵਾਰ) ਗਏ ਤਾਂ ਫਿਰ ਸਦਾ ਲਈ 
ਚਲੇ ਗਏ।੫੩। 
%#ਤੜਾਲ਼ 


ਇਹ ਨੈਣ ਜਿਥੇ ਲਗ ਗਏ, (ਫਿਰ) ਉਥੋਂ ਦੇ ਹੋ ਕੇ ਰਹਿ ਗਏ। ਮੈਂ ਬਹੁਤ ਯਤਨ 
ਕਰ ਥਕੀ ਹਾਂ, (ਇਹ) ਭੁਲ ਕੇ ਵੀ ਇਧਰ ਨਹੀਂ ਆਏ। ਮੇਰੇ ਹੌਥੋਂ ਗੋਲ ਨਿਕਲ ਗਈ ਹੈ 
(ਭਾਵ ਮੇਰੇ ਵਸ ਹੁਣ ਕੁਝ ਨਹੀਂ ਰਿਹਾ) ਦਸੋ, ਮੈਂ ਕੀ ਕਰਾਂ? ਕਾਮ ਨਾਲ ਤਪੀ ਹੋਈ (ਮੈਂ) 
ਸਦਾ ਹਿਰਦੇ ਵਿਚ ਸੜ ਰਹੀ _ਹਾਂ।੫੪। 


ਦ੧੪ 


ਸੀ _ਦਸਮ-ਗ੍ਰੰਥ ਸਾਹਿਬ 


ਚੱਪਲਾਂ 
ਕੋਟਿ ਜਤਨ ਕਰਿ ਰਹੀ ਸਖੀ _ਸਬ। _ਲਗਨ _ਨਿਗੋਡੀ ਲਾਗਿ ਗਈ ਜਬ। 
ਤਬ ਤਿਨ ਪਰੀ ਉਪਾਇ ਬਿਚਾਰੋਂ। ਰਾਜ ਪੁਤ੍ਰ ਸੌ ਜਾਇ ਉਚਾਰੋਂ। ੫੫। 
ਰਾਜ ਕੁਅਰ ਤੈ ਜਿਹ ਬਰ _ਲਾਇਕ। ਜਾ ਕੀ ਪਰੀ ਲਗਹਿ ਸਭ _ਪਾਇਕ। 
ਅਬ ਤੁਹਿ ਬਰਿਯੋ ਚਹਤ ਹਮਰੀ ਪਤਿ। ਕਹਾ _ਤਿਹਾਰੇ ਆਵਤ ਹੈ ਮਤਿ। ੫੬। 


ਰਾਜ ਕੁਅਰ ਇਹ ਭਾਤਿ ਸੁਨਾ ਜਬ। _ਬਚਨ ਪਰੀ ਸੋ ਕਹੇ ਬਿਹਸਿ ਤਬ। 
ਮੈ ਸਰਦਾਰ ਪਰਿਹਿ ਨਹਿ ਬਰਿ ਹੋ। ਲਾਗਿ ਬਿਰਹ ਸੁ 


ਦੰਹਰਾ 
ਲਾਗ ਕੁਅਰਿ ਕੇ ਬਿਰਹ ਤਨ ਬਰਿ ਹੋ ਦਿਨ ਅਰੁ ਰੈਨਿ। 
ਕਹਾ ਭਯੋ ਇਹ ਜੋ ਪਰੀ ਨੈਕ ਨ ਲਗਿਹੈ ਨੈਨ। ੫੮। 


ਚੱਪਣਾ 
ਕਹਾ ਪਰੀ ਇਕ ਮੋਰ ਕਹਾ ਕਰੁ। ਰਾਜ ਕੁਅਰ ਤੈ ਰਾਜ ਪਰੀ ਬਰੁ। 
ਰਾਜ ਕੁਅਰਿ ਕਹੁ _ਬਰਿ ਕਸ ਕਰਿ _ਹੈ। ਪਦਮਿਨਿ ਛਾਡਿ ਹਸਤਿਨੀ ਬਰਿਹੈ। ੫੯। 


ਦੰਹਰਾ 
ਜਾ ਸੋ ਮੇਰੋ ਹਿਤ ਲਗਾ ਵਹੈ ਹਮਾਰੀ ਨਾਰਿ। 
ਸੁਰੀ ਆਸੁਰੀ ਪਦਮਿਨੀ ਪਰੀ ਨ _ਬਰੌ _ਹਜਾਰ। ੬0। 


ਚੱਪਲਾਂ 
ਪਰੀ ਜਤਨ ਕਰਿ ਕਰਿ ਬਹੁ _ਹਾਰੀ। ਏਕ ਬਾਤ ਤਬ ਔਰ ਬਿਚਾਰੀ। 
ਜੌ ਇਹ ਕਹਤ ਵਹੈ ਹੋ ਕਰੌ। ਬਹੁਰੋ ਛਲਿ ਯਾਹੀ ਕਹ ਬਰੌ। ੬੧। 


ਪ੍ਰਥਮ ਪਰੀ ਜੋ ਤਹਾ _ਪਠਾਈ। ਵਹੈ ਆਪਨੇ ਤੀਰ _ਬੁਲਾਈ। 

ਤਾਹਿ ਕਹਾ ਜੁ ਕਹਾ ਮੁਰ ਕਰਿ ਹੈ। ਤਬ ਤਵ ਦੈਵ ਧਾਮ ਧਨ ਭਰਿ ਹੈ। ੬੨। 
ਯਾਹਿ _ਕੁਅਰ ਮੁਹਿ ਦੇਹੁ ਮਿਲਾਈ। ਹੋ ਯਾ ਪਰ _ਜਿਯ ਤੇ ਉਰਝਾਈ। 

ਕਹਾ ਹਮਾਰਾ ਕਰੈ ਪ੍ਯਾਰੀ। ਤੂ ਸਾਹਿਬ ਮੈ ਦਾਸ ਤਿਹਾਰੀ। ੬੩। 


੭%/ਤਲ 


ਸੁਨਤ ਬਚਨ ਇਹ ਪਰੀ ਫੂਲਿ ਮਨ ਮੈ ਗਈ। 
ਸੁਘਰ ਕੁਅਰ ਕੇ ਪਾਸ ਜਾਤ ਤਬ ਹੀ ਭਈ। 
ਪਰ _ਪਾਇਨ ਕਰ ਜੋਰ ਕਹਾ ਮੁਸਕਾਇ ਕੈ। 
ਹੌ ਕਰੌ _ਬਿਨਤਿ ਜੌ ਕਹੋ ਕਛੂ ਸਕੁਚਾਇ ਕੈ। ੬੪। 


ਚਰਿਤ੍ਰ ਪਾਖਿਆਨ ੨੧੫ 


ਜੱਪਣਾ 

ਸਾਰੀਆਂ _ਸਖੀਆਂ ਬਹੁਤ ਯਤਨ _ਕਰ _ਥਕੀਆਂ, ਪਰ ਭੈੜੀ ਪ੍ਰੇਮ ਲਗਨ ਜਦ ਲਗ ਹੀ 
ਗਈ। _ਤਦ ਉਨ੍ਹਾਂ ਪਰੀਆਂ ਨੇ ਇਕ _ਉਪਾ ਵਿਚਾਰਿਆ ਅਤੇ ਰਾਜ ਕੁਮਾਰ ਕੋਲ ਜਾ ਕੇ 
ਕਿਹਾ।੫੫। 

ਹੇ ਰਾਜ ਕੁਮਾਰ! 
ਪੈਂਦੀਆਂ _ਹਨ। ਹੁਣ ਸਾਡੀ ਸਰਦਾਰਨੀ (ਸ਼ਾਹ _ਪਰੀ) ਤੁਹਾਨੂੰ _ਵਰਨਾ ਚਾਹੁੰਦੀ ਹੈ। 
ਸੋਚ ਵਿਚ ਕੀ ਆਉਂਦਾ ਹੈ (ਸਾਨੂੰ _ਦਸੋ)।੫੬। 

ਰਾਜ ਕੁਮਾਰ ਨੇ ਜਦ ਇਸ ਤਰ੍ਹਾਂ ਸੁਣਿਆ, ਤਦ ਪਰੀ ਨੂੰ ਹਸ ਕੇ ਕਿਹਾ-- ਮੈਂ ਸ਼ਾਹ 
ਪਰੀ ਨਾਲ ਵਿਆਹ ਨਹੀਂ ਕਰਾਂਗਾ ਅਤੇ ਉਸ ਰਾਜ ਕੁਮਾਰੀ ਦੇ ਵਿਯੋਗ ਵਿਚ ਮਰ 
ਜਾਵਾਂਗਾ।੫੭। 
ਦੰਹਰਾ 


ਜਿਸ ਦੇ ਤੁਸੀਂ ਯੋਗ ਵਰ ਹੋਂ, ਉਸ ਦੇ ਸਾਰੀਆਂ ਪਰੀਆਂ ਪੈਰੀਂ 
ਤੁਹਾਡੀ 


ਰਾਜ ਕੁਮਾਰੀ ਦੇ ਵਿਯੋਗ ਵਿਚ ਲਗ ਕੇ ਮੈਂ ਦਿਨ ਅਤੇ ਰਾਤ ਆਪਣੇ ਸ਼ਰੀਰ ਨੂੰ 
ਸਾੜ ਰਿਹਾ ਹਾਂ। ਕੀ ਹੋਇਆ ਜੇ ਇਹ ਸ਼ਾਹ ਪੁਰੀ ਹੈ, ਉਸ ਨਾਲ ਮੇਰੇ ਜ਼ਰਾ ਜਿੰਨੇ ਵੀ ਨੈਣ 
ਨਹੀ ਲਗੇ _ਹਨ।੫੮। 
ਚੱਪਣਾ 


(ਰਾਜ ਕੁਮਾਰ ਨੂੰ) ਪਰੀ ਨੇ ਕਿਹਾ ਕਿ ਮੇਰੀ ਇਕ ਗੱਲ ਮੰਨ ਲਵੋਂ। ਹੇ ਰਾਜ ਕੁਮਾਰ! 
ਤੁਸੀਂ ਸ਼ਾਹ ਪਰੀ ਨਾਲ ਵਿਆਹ _ਕਰੋਂ। (ਤੁਸੀਂ) ਰਾਜ ਕੁਮਾਰੀ ਨਾਲ ਵਿਆਹ ਕਰ ਕੇ ਕੀ 
ਕਰੋਂਗੇ। _ਪਦਮਨੀ ਨੂੰ ਛਡ _ਕੇ _ਹਸਤਨੀ ਨੂੰ _ਵਰੋਂਗੇ।੫੯। 
ਦੰਹਰਾ 

ਜਿਸ ਨਾਲ ਮੇਰਾ ਪ੍ਰੇਮ ਪੈ ਗਿਆ ਹੈ, ਉਹੀ ਮੇਰੀ ਇਸਤਰੀ ਹੈ। (ਸੈਂ) ਸੁਰੀ, ਆਸੁਰੀ, 
ਪਦਮਨੀ, ਪਰੀ, (ਚਾਹੇ) ਹਜ਼ਾਰਾਂ _ਹੋਣ, ਨਹੀਂ _ਵਰਾਂਗਾ। _੬0। 
ਚੱਪਣਾ 

(ਜਦ) ਸ਼ਾਹ ਪਰੀ ਬਹੁਤ ਯਤਨ ਕਰ ਕਰ ਕੇ ਹਾਰ ਗਈ, ਤਾਂ ਉਸ ਨੇ ਇਕ ਹੋਰ 
ਗੌਲ ਸੋਚੀ। ਜੋ ਇਹ ਕਹਿੰਦਾ ਹੈ, (ਮੈਂ) ਉਹੀ ਕਰਾਂਗੀ ਅਤੇ ਫਿਰ ਚਲਿਤ੍ਰ ਕਰ ਕੇ ਇਸੇ ਨੂੰ 
ਵਰਾਂਗੀ।੬੧। 


ਦਿਆਂਗੀ।੬੨। 

ਇਸ ਕੁੰਵਰ ਨੂੰ ਮੈਨੂੰ ਮਿਲਾ ਦੇ। (ਕਿਉਂਕਿ ਮੈਂ) ਜੀ-ਜਾਨ ਨਾਲ ਉਸ ਉਤੇ ਮੋਹਿਤ ਹੋ 
ਚੁਕੀ ਹਾਂ। ਹੇ ਪਿਆਰੀ! (ਜੇ ਤੂੰ) ਮੇਰੇ ਕਹੇ ਅਨੁਸਾਰ ਕਰੇਂਗੀ, ਤਾਂ ਮੈਂ ਤੇਰੀ ਦਾਸੀ ਅਤੇ ਤੂੰ 
ਮੇਰੀ ਮਾਲਕ _ਹੋਵੇ'ਗੀ।੬੩। 


੭%/=ਲ 


ਇਹ ਗੱਲ ਸੁਣ ਕੇ ਪਰੀ ਮਨ ਵਿਚ ਫੁਲ ਗਈ। (ਅਤੇ ਉਹ) ਸੁਘੜ ਤੁਰਤ ਕੁੰਵਰ 
ਕੋਲ ਚਲੀ ਗਈ। ਉਸ ਦੇ ਪੈਰਾਂ ਤੇ ਪੈ ਕੇ ਅਤੇ ਹੱਥ ਜੋੜ ਕੇ ਹਸ ਕੇ ਕਹਿਣ ਲਗੀ-- ਜੇ 
ਕਹੋ ਤਾਂ (ਮੈਂ) ਕੁਝ ਸੰਗ ਕੇ ਬੇਨਤੀ _ਕਰਾਂ।੬੪। 


੨੧੬ 


ਰਮਿਯੋ ਚਹੈ ਤੁਮ ਸੌ ਤਬ ਤੁਮ ਯੋ ਭਾਖਿਯਹੁ। 


ਤਾਹਿ ਬਰੇ ਬਿਨ ਮੈ ਨ ਤੋਹਿ ਕ੍ਯੋ ਹੂੰ ਬਰੋਂ। 

ਹੋਂ _ਨਾਤਰ ਮਾਰਿ ਕਟਾਰੀ ਉਰ ਅਬ ਹੀ_ਮਰੋਂ। ੬੬। 
ਇਹ ਬਿਧਿ ਭੇਦ ਕੁਅਰ ਦੈ ਤਾ ਕੇ ਢਿਗ ਗਈ। 
ਜਿਹ ਤਿਹ ਸਹਚਰਿ ਜਾਨਿ ਪਠੈ ਇਹ ਧੈ ਦਈ। 
ਮੈ ਕਰਿ ਜਤਨ ਅਨੇਕ _ਕੁਅਰਹਿ _ਰਿਝਾਇਯੋ। 

ਹੋ ਤੁਮ 


੨ 


ਸੋ _ਕਰਨ ਕਲੋਲ ਕਬੂਲ _ਕਰਾਇਯੋ। _੬੭। 


ਚੱਲ? 
ਸਾਹ ਪਰੀ ਕਹ ਲੈ ਤਹ ਆਈ। ਜਹਾ ਕੁਅਰ ਕੀ ਸੇਜ ਸੁਹਾਈ। 
ਤਹਾ ਕਪੂਰ _ਅਰਗਜਾ _ਮਹਿਕੈ। _ਬਾਧੀ ਧੁਜਾ ਧਾਮ _ਪਰ _ਲਹਿਕੈ। ੬੮। 


ਇਹ ਬਿਧਿ ਦੀਨਾ _ਕੁਅਰ _ਮਿਲਾਈ। _ਬੈਠੇ ਦੋਊ ਸੇਜ ਪਰ _ਜਾਈ। 
ਤਹ ਤੇ ਜਬੈ ਸਖੀ ਤਰਿ ਗਈ। ਕਾਮ ਕਰਾ ਤਾ ਕੇ ਤਨ ਭਈ। ੬੯। 


ਕਾਮ ਪਰੀ ਕਹ ਜਬੈ _ਸੰਤਾਯੋ। ਹਾਥ ਕੁਅਰ ਕੀ ਓਰ _ਚਲਾਯੋ। 
ਬਿਹਸਿ _ਕੁਅਰ ਇਹ _ਭਾਤਿ ਉਚਾਰੀ। _ਕਹੋ ਬਾਤ ਤੁਹਿ ਸੁਨਹੁ ਪ੍ਯਾਰੀ। ੭0। 


ਪ੍ਰਥਮ ਮੋਹਿ ਤੁਮ ਤਾਹਿ _ਮਿਲਾਵਹੁ। ਬਹੁਰਿ ਭੋਗ ਮੁਰਿ ਸੰਗ _ਕਮਾਵਹੁ। 
ਪਹਿਲੇ ਬਰੋ ਵਹੈ ਬਰ ਨਾਰੀ। ਵਹ ਇਸਤ੍ਰੀ ਤੈ ਯਾਰ _ਹਮਾਰੀ। _੭੧। 


੭%/ਤ=ਲ 


ਕਰਿ ਹਾਰੀ ਬਹੁ ਜਤਨ ਨ ਤਿਹ ਰਤਿ ਵਹਿ ਦਈ। 

ਜੁ ਕਛੁ _ਬਖਾਨੀ ਕੁਅਰ ਵਹੈ ਮਾਨਤ _ਭਈ। 

ਪਛਨ _ਪਰ _ਬੈਠਾਇ ਤਾਹਿ _ਲੈਗੀ _ਤਹਾ। 

ਹੋ _ਪਿਯ ਪਿਯ ਰਟਤ ਬਿਹੰਗ ਜ੍ਯੋ _ਕੁਅਰਿ ਪਰੀ ਜਹਾ। ੭੨। 


ਚਿਤ੍ਰ ਜਵਨ ਕੋ _ਹੇਰਿ ਮੁਹਬਤਿ ਲਗਤ _ਭੀ। 
ਤਾ ਕੋ ਦਰਸ ਪ੍ਰਤਛਿ ਜਬੈ ਪਾਵਤ ਭਈ। 
ਕੁਅਰਿ ਚਹਤ ਜੋ _ਹੁਤੀ ਬ਼ਿਧਾਤੈ ਸੋ _ਕਰੀ। 
ਹੋਂ ਬਨ ਬਸੰਤ ਕੀ ਭਾਤਿ ਸੁ ਝਰਿ ਝਰਿ ਭੀ ਹਰੀ। ੭੩। 


ਚਰਿਤ੍ਰ ਪਾਖਿਆਨ ੨੧੭ 


ਹੇ ਰਾਜ ਕੁਮਾਰ! ਪਹਿਲਾਂ ਤੁਸੀਂ ਸ਼ਾਹ ਪਰੀ ਨਾਲ ਇਸ ਤਰ੍ਹਾਂ ਗੌਲ ਕਰਨਾ ਅਤੇ ਬਾਂਹ 
ਪਕੜ _ਕੇ ਉਸ ਨੂੰ ਸੇਜ ਉਪਰ ਬਿਠਾ _ਲੈਣਾ। (ਜਦੋਂ) ਉਹ ਤੁਹਾਡੇ ਨਾਲ ਰਮਣ ਕਰਨਾ ਚਾਹੇ 
ਤਦੋਂ ਉਸ ਨੂੰ ਇਸ ਤਰ੍ਹਾਂ ਕਹਿਣਾ ਅਤੇ ਚਾਰ ਪੰਜ ਘੜੀਆਂ ਤਕ ਮਨ ਨੂੰ ਪੱਕਾ ਰਖਣਾ।੬੫। 


ਜੇ ਤ? ਮੇਰੇ ਨਾਲ ਵਿਆਹ _ਕਰਨਾ ਚਾਹੁੰਦੀ ਹੈੱ_ਤਾਂ ਤਦ ਹੀ ਪ੍ਰਾਪਤ ਕਰ ਸਕੇਗੀ ਜੇ 
ਪਹਿਲਾਂ ਉਸ (ਰਾਜ ਕੁਮਾਰੀ) ਨਾਲ ਮੇਰਾ ਵਿਆਹ ਕਰਾ _ਦੇਵੇਂਗੀ। ਉਸ ਨੂੰ ਵਿਆਹੇ ਬਿਨਾ 
ਮੈਂ ਤੇਰੇ ਨਾਲ ਵਿਆਹ ਬਿਲਕੁਲ ਨਹੀਂ _ਕਰਾਂਗਾ। _ਨਹੀਂ_ ਤਾਂ ਹੁਣੇ ਛਾਤੀ ਵਿਚ ਕਟਾਰ ਮਾਰ 
ਕੇ ਮਰ ਜਾਵਾਂਗਾ।੬੬। 


(ਉਹ ਪਰੀ) ਇਸ ਤਰ੍ਹਾਂ ਰਾਜ ਕੁਮਾਰ ਨੂੰ ਭੇਦ ਸਮਝਾ ਕੇ ਸ਼ਾਹ ਪਰੀ ਦੇ ਕੋਲ ਗਈ। 
ਜਿਸ ਨੇ ਉਸ ਨੂੰ ਸਖੀ ਸਮਝ ਕੇ ਇਸ ਕੋਲ ਭੇਜਿਆ ਸੀ। (ਉਸ ਨੇ ਸ਼ਾਹ ਪੁਰੀ ਨੂੰ 
ਕਿਹਾ!) ਮੈਂ ਅਨੇਕ ਯਤਨ _ਕਰ ਕੇ ਰਾਜ ਕੁਮਾਰ ਨੂੰ ਰਿਝਾ ਲਿਆ ਹੈ ਅਤੇ ਤੁਹਾਡੇ ਨਾਲ 
ਰਮਣ ਕਰਨਾ ਪ੍ਰਵਾਨ ਕਰਵਾ ਲਿਆ ਹੈ।੬੭। 
ਜੱਪਣਾ 

(ਉਹ ਪਰੀ) ਸ਼ਾਹ ਪਰੀ ਨੂੰ ਲੈ ਕੇ ਉਥੇ ਪਹੁੰਚੀ ਜਿਥੇ ਰਾਜ ਕੁਮਾਰ ਦੀ ਸੇਜ ਸਜੀ 
ਹੋਈ ਸੀ। ਉਥੇ ਕਪੂਰ ਅਤੇ ਅਗਰਬਤੀ ਦੀ ਮਹਿਕ ਪਸਰੀ ਹੋਈ ਸੀ ਅਤੇ ਘਰ ਉਥੇ ਬੰਨ੍ਹੀ 
ਧੁਜਾ ਲਹਿਰਾ ਰਹੀ _ਸੀ।੬੮। 

ਇਸ ਤਰ੍ਹਾਂ (ਸ਼ਾਹ ਪਰੀ ਨੂੰ) ਰਾਜ ਕੁਮਾਰ _ਮਿਲਾ ਦਿੱਤਾ ਅਤੇ ਦੋਵੇਂ ਸੇਜ ਉਤੇ ਬੈਠ 
ਗਏ। _ਉਥੋ'_ਜਦੋਂ ਹੀ ਸਖੀ (ਪਰੀ) ਚਲੀ ਗਈ ਤਾਂ ਸ਼ਾਹ ਪਰੀ ਦੇ ਤਨ ਵਿਚ _ਕਾਮ-ਕਲਾ 
ਜਾਗ ਪਈ।੬੯। 

ਜਦ ਕਾਮ ਨੇ ਸ਼ਾਹ ਪਰੀ ਨੂੰ ਸਤਾਇਆ ਤਾਂ ਉਸ ਨੇ ਰਾਜ ਕੁਮਾਰ ਵਲ ਹੌਥ ਵਧਾਇਆ। 
ਰਾਜ ਕੁਮਾਰ ਨੇ ਹਸ ਕੇ ਇਸ ਤਰ੍ਹਾਂ ਕਿਹਾ--ਹੇ ਪਿਆਰੀ! ਮੈਂ ਤੈਨੂੰ ਇਕ ਗੱਲ ਕਹਿੰਦਾ ਹਾਂ, 
ਸੁਣੋ ।੭0। 

ਪਹਿਲਾਂ ਤੂੰ ਮੈਨੂੰ ਉਸ (ਰਾਜ ਕੁਮਾਰੀ) ਨੂੰ ਮਿਲਾ ਦੇ। ਫਿਰ ਮੇਰੇ ਨਾਲ ਭੋਗ _ਕਰਨਾ। 
ਪਹਿਲਾਂ ਮੈਂ ਉਸ ਸੁੰਦਰ ਇਸਤਰੀ ਨੂੰ _ਵਰਾਂਗਾ। _ਉਹ _ਮੇਰੀ ਪਤਨੀ ਹੋਵੇਗੀ ਅਤੇ ਤੂੰ ਮੇਰੀ 
ਯਾਰ _ਹੋਂਵੇਂਗੀ।੭੧। 

%#=ੜਾਲ਼ 


(ਸ਼ਾਹ ਪਰੀ) ਬਹੁਤ ਯਤਨ ਕਰ ਕੇ ਹਾਰ ਗਈ, ਪਰ ਉਸ ਨੇ ਉਸ ਨੂੰ ਰਤੀ-ਦਾਨ ਨ 
ਦਿੱਤਾ। ਰਾਜ ਕੁਮਾਰ ਨੇ ਜੋ ਕੁਝ ਕਿਹਾ, ਉਹੀ ਮੰਨ _ਲਿਆ। (ਸ਼ਾਹ ਪਰੀ) ਉਸ ਨੂੰ ਖੰਭਾਂ ਉਤੇ 
ਬਿਠਾ ਕੇ ਉਥੇ ਲੈ ਗਈ ਜਿਥੇ _ਰਾਜ ਕੁਮਾਰੀ ਪੰਛੀ _(ਪਪੀਹੇ) ਵਾਂਗ _'ਪਿਯ _ਪਿਯ” ਕਰਦੀ 
ਹੋਈ ਪਈ _ਸੀ।੭੨। 

ਜਿਸ (ਰਾਜ ਕੁਮਾਰ) ਦਾ ਚਿਤਰ ਵੇਖ ਕੇ (ਰਾਜ ਕੁਮਾਰੀ ਨੂੰ) ਪ੍ਰੇਮ ਹੋ_ਗਿਆ ਸੀ, ਉਸ 
ਦਾ ਜਦੋਂ ਪੁਤੱਖ _ਦੀਦਾਰ ਪ੍ਰਾਪਤ _ਕੀਤਾ, ਤਾਂ ਜੋ ਰਾਜ _ਕੁਮਾਰੀ ਚਾਹੁੰਦੀ ਸੀ, ਵਿਧਾਤਾ ਨੇ 
ਉਹੀ _ਕਰ _ਦਿੱਤਾ। ਉਹ ਬਨ ਵਾਂਗ (ਪਤਝੜ ਵਿਚ) ਝੜ _ਝੜ ਕੇ, ਬਸੰਤ ਰੁਤ ਵਿਚ 
(ਫਿਰ) ਹਰੀ ਭਰੀ ਹੋ _ਗਈ।੭੩। 


੨੧੮ ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਜਬ _ਦਰਸਨ ਤ੍ਰਿਯ ਕਾ _ਪਿਯ _ਕਰਾ। _ਖਾਨ ਪਾਨ ਆਗੇ ਲੈ _ਧਰਾ। 
ਬਿਬਿਧ ਬਿਧਨ ਕੇ ਅਮਲ ਮੰਗਾਏ। _ਬੈਠਿ ਕੁਅਰਿ ਕੇ ਤੀਰ ਚੜਾਏ। ੭੪। 


ਤਾਹੂ ਕੋ ਬਹੁ ਕੈਫ ਪਿਵਾਈ। ਬਹੁਰੋ ਲਯੋ _ਗਰੇ ਸੋ _ਲਾਈ। 
ਆਸਨ ਚੁੰਬਨ ਬਹੁ ਬਿਧਿ ਕੀਏ। ਚਿਤ ਕੇ ਤਾਪ ਬਿਦਾ ਕਰਿ ਦੀਏ। ੭੫। 


ਦੰਹਰਾ 
ਸਜਨ ਸੋ _ਰਤਿ ਕਰਤ ਰੀਝ ਰਹੀ ਮਨ _ਮਾਹਿ। 
ਵਹਿ ਦਿਨ ਪੂਜਾ ਰੁਦੂ ਕੀ ਭੂਲਿ ਕਰੀ ਤਿਨ ਨਾਹਿ। ੭੬। 


ਚੱਪਲਾਂ 


ਅਪਨੀ _ਠੌਰ _ਤਾਹਿ _ਬੈਠਾਯੋ। _ਤਾਹਿ ਭਲੀ _ਬਿਧਿ _ਚਰਿਤ _ਸਿਖਾਯੋ। 
ਸਭ _ਸਖਿਯਨ ਜਬ ਤਾਹਿ _ਨਿਹਾਰਾ। ਤਿਨ ਤ੍ਰਿਯ ਤਬ ਇਹ ਭਾਤਿ _ਉਚਾਰਾ। _੭੮। 


ਮੈ ਸਿਵ ਪੂਜਨ ਕਾਲਿ ਨ ਗਈ। ਤਾ ਤੇ ਸ੍ਰਾਪ ਰੁਦ੍ਰ ਮੁਹਿ ਦਈ। 
ਯਾ ਤੇ ਅਵਰ ਬਰਨ ਹ੍ਹੈ ਗਯੋ। ਗੋਰ ਬਰਨ ਤੇ ਸਾਂਵਰ ਭਯੋ। ੭੯। 


ਸਭ _ਸਖਿਯਨ ਇਹ _ਭਾਤਿ ਸੁਨਾ ਜਬ। ਮਿਲਿ ਰਾਜਾ ਪਹਿ ਜਾਤ ਭਈ ਸਬ। 
ਸਭ _ਬ੍ਰਿਤਾਤ _ਕਹਿ ਤਾਹਿ _ਸੁਨਾਯੋ। _ਦੁਹਿਤਹਿ _ਤਾਤ _ਬਿਲੋਕਨ ਆਯੋ। _੮0। 


ਅਨਤ _ਬਰਨ _ਰਾਜੈ ਜਬ _ਲਹਾ। ਇਹ ਬਿਧਿ ਸੋ ਰਾਨੀ ਤਨ ਕਹਾ। 
ਕਹਾ ਭਯੋ ਇਹ ਰਾਜ ਦੁਲਾਰੀ। ਗੋਰੀ ਹੁਤੀ ਹੂੈ ਗਈ _ਕਾਰੀ। ੮੧। 
ਦੰਹਰਾ 
ਬਿਰਧ ਤਰੁਨਿ ਤੇ ਹੈ ਗਈ ਭਈ ਗੋਰਿ ਤੇ ਸ੍ਰਯਾਮ। 
ਸਤਿ ਸਰਾਪ ਸਿਵ ਐਸਈ ਜਪੋ ਸਕਲ ਸਭ _ਜਾਮ। ੮੨। 
ਚੱਪਾਣ 
ਮੂਰਖ _ਰਾਜ _ਬਾਤ ਨਹਿ _ਜਾਨੀ। _ਔਰ _ਨਾਰਿ _ਦੁਹਿਤਾ ਪਹਿਚਾਨੀ। 
ਬਿਰਹ ਮਤੀ _ਮਿਤਵਾ ਸੰਗ ਗਈ। ਬਹੁ ਬਿਧਿ ਭੋਗ ਕਮਾਵਤ ਭਈ। ੮੩। 


ਚਰਿਤ੍ਰ ਪਾਖਿਆਨ ੨੧੯ 


ਜੱਪਣਾ 

ਜਦ ਰਾਜ ਕੁਮਾਰੀ ਨੇ ਪ੍ਰੇਮੀ ਦਾ ਦਰਸ਼ਨ ਕੀਤਾ ਤਾਂ ਖਾਣ ਪੀਣ ਦੀ ਸਾਮਗ੍ਰੀ ਅਗੇ 
ਲਿਆ _ਰਖੀ। ਉਸ ਨੇ ਅਨੇਕ ਤਰ੍ਹਾਂ ਦੇ ਅਮਲ (ਨਸ਼ੇ) ਮੰਗਵਾਏ ਅਤੇ (ਰਾਜ ਕੁਮਾਰ) ਰਾਜ 
ਕੁਮਾਰੀ ਕੋਲ _ਬੈਠ _ਕੇ ਚੜ੍ਹਾ _ਗਿਆ।੭੪। 

ਉਸ ਨੂੰ ਬਹੁਤ ਸਾਰੀ ਸ਼ਰਾਬ _ਪਿਲਾਈ ਅਤੇ ਫਿਰ ਆਪਣੇ _ਗਲੇ ਨਾਲ ਲਗਾ __ਲਿਆ। 
ਉਸ ਨੇ ਬਹੁਤ ਢੰਗਾਂ ਨਾਲ ਚੁੰਬਨ ਅਤੇ ਆਸਣ ਕੀਤੇ ਅਤੇ ਚਿਤ ਦੇ ਸਾਰੇ ਦੁਖ ਦੂਰ ਕਰ 
ਦਿੱਤੇ ।੭੫। 
ਦੰਹਰਾ 


ਰਾਜ ਕੁਮਾਰੀ ਪ੍ਰੀਤਮ ਨਾਲ _ਰਤੀ-ਕ੍ਰੀੜਾ ਕਰ ਕੇ ਮਨ ਵਿਚ ਪ੍ਰਸੰਨ ਹੋ ਗਈ। ਉਸ 
ਦੀ ਪੂਜਾ ਨ _ਕੀਤੀ।੭੬। 


ਚੱਪਲਾਂ 

ਰਾਜ ਕੁਮਾਰੀ ਰਾਜ ਕੁਮਾਰ ਨਾਲ ਚਲੀ _ਗਈ। _ਉਸ ਨੇ ਆਪਣੇ ਮਨ ਵਿਚ ਇਹ 
ਵਿਉਂਤ ਬਣਾਈ। _ਉਸ ਨੇ ਇਕ ਦੁਰਬਲ ਜਿਹੀ (ਕਾਲੇ ਰੰਗ ਦੀ) ਇਸਤਰੀ ਨੂੰ ਕੋਲ 
ਬੁਲਾਇਆ ਅਤੇ ਕੰਨਾਂ ਨਾਲ ਲਗ ਕੇ ਉਸ ਨੂੰ ਗੱਲ _ਸਮਝਾਈ।੭੭। 

ਉਸ ਨੂੰ ਆਪਣੀ ਥਾਂ ਤੇ ਬਿਠਾਇਆ ਅਤੇ ਉਸ ਨੂੰ ਚੰਗੀ ਤਰ੍ਹਾਂ _ਚਰਿਤੁ ਸਿਖਾ ਦਿੱਤਾ। 
ਜਦ ਉਸ ਦੀਆਂ ਸਾਰੀਆਂ _ਸਹੇਲੀਆਂ ਨੇ (ਆ ਕੇ) ਉਸ ਨੂੰ ਵੇਖਿਆ, ਤਦ ਉਸ (ਰਾਜ 
ਕੁਮਾਰੀ ਦੀ ਥਾਂ ਬੈਠੀ) ਇਸਤਰੀ ਨੇ ਇਸ ਤਰ੍ਹਾਂ _ਕਿਹਾ।੭੮। 

ਮੈਂ ਕਲ ਸ਼ਿਵ ਪੂਜਾ ਲਈ ਨਹੀਂ ਗਈ, ਉਸ ਕਰ ਕੇ ਸ਼ਿਵ ਨੇ ਮੈਨੂੰ ਸਰਾਪ ਦਿੱਤਾ ਹੈ। 
ਇਸ ਕਰ ਕੇ ਮੇਰਾ ਹੋਰ ਹੀ ਰੰਗ ਹੋ__ਗਿਆ ਹੈ, ਗੋਰੇ ਰੰਗ ਤੋਂ ਕਾਲਾ ਰੰਗ ਹੋ__ਗਿਆ 
ਹੈ।੭੯। 

ਜਦ ਸਾਰੀਆਂ _ਸਖੀਆਂ ਨੇ ਇਸ ਤਰ੍ਹਾਂ ਸੁਣਿਆ, ਤਾਂ ਸਭ ਮਿਲ ਕੇ ਰਾਜੇ ਕੋਲ ਗਈਆਂ। 
ਸਾਰਾ ਬ੍ਰਿਤਾਂਤ ਉਸ ਨੂੰ ਕਹਿ _ਸੁਣਾਇਆ। ਰਾਜਾ (ਉਨ੍ਹਾਂ ਦੀ ਗੱਲ ਸੁਣ ਕੇ ਆਪਣੀ) ਧੀ ਨੂੰ 
ਵੇਖਣ ਆਇਆ।੮0। 

ਜਦ ਰਾਜੇ ਉਸ ਦਾ ਹੋਰ ਰੰਗ ਵੇਖਿਆ ਤਾਂ ਰਾਣੀ ਨੂੰ ਇਸ ਤਰ੍ਹਾਂ ਕਿਹਾ ਕਿ ਰਾਜ 
ਕੁਮਾਰੀ ਨੂੰ ਕੀ ਹੋ ਗਿਆ ਹੈ। ਗੋਰੀ ਹੁੰਦੀ ਸੀ, (ਹੁਣ) ਕਾਲੀ ਹੋ ਗਈ ਹੈ।੮੧। 
ਦੰਹਰਾ 

(ਇਹ) ਜਵਾਨ ਤੋਂ ਬੁੱਢੀ ਹੋ ਗਈ ਹੈ ਅਤੇ ਗੋਰੀ 
ਸਰਾਪ ਸਚ ਮੁਚ ਅਜਿਹਾ ਹੀ ਹੈ। (ਉਸ ਦੇ ਜਾਪ ਨੂੰ) 
ਚੱਪਲਾਂ 

ਮੂਰਖ ਰਾਜੇ ਨੇ ਗੱਲ ਨਹੀਂ ਸਮਝੀ ਅਤੇ (ਕਿਸੇ) ਹੋਰ ਕੁੜੀ ਨੂੰ 
ਪਛਾਣ _ਲਿਆ। _ਬਿਰਹ _ਮਤੀ ਤਾਂ ਮਿਤਰ ਨਾਲ _ਚਲੀ ਗਈ ਅਤੇ ਕਈ 
ਕਰਨ ਲਗੀ।੮੩। 


ਗੇ, % 
ਰੋ 
ਰੰ 
। 
ਕੰ 


੨੨0 


ਸੀ ਦਸਮ-ਗੁੁੰਥ ਸਾਹਿਬ 


੭%/ਤਲ 


ਇਕ ਦਿਨ ਧਾਮ ਪਰੀ ਕੇ ਦੇਤ ਪਠਾਇ ਕੈ। 
ਇਕ ਦਿਨ ਆਪੁ ਕਲੋਲ ਕਰਤ ਸੁਖ ਪਾਇ ਕੈ। 
ਅਰਧਾਰਧ _ਬਜਾਵੈ ਤਾ ਸੌ ਰੈਨਿ ਦਿਨ। 


੮ 


ਹੋ ਮੂਰਖ ਬਾਤ ਨ ਪਾਈ ਰਾਜੈ ਕਛੂ 'ਇਨ। ੮੪। ੧। 


ਡਾ ਸਨ ਸਤ/ _੨੬੪/ ੫0੫੨/ ਆਫਲੁੰ/ 


ਚੱਪਲਾਂ 


ਦੰਹਰਾ 
ਚਿਤ੍ਰ ਕੌਚ ਇਕ ਨ੍ਰਿਪ ਹੁਤੋ ਢਾਕਾ ਸਹਿਰ ਮੰਝਾਰ। 
ਜਾ ਸਮ ਸੁੰਦੂ ਨ ਹੋਇਗੋ ਭਯੋ ਨ ਰਾਜ ਕੁਮਾਰ। ੨। 
ਜਾਤ੍ਹਾ _ਤੀਰਥਨ _ਕੀ _ਨਿਮਿਤ ਗਯੋ __ਤਹ ਰਾਜ _ਕੁਮਾਰ। 
ਜਾਨੁਕ ਚਲਾ __ਸਿੰਗਾਰ ਯਹ ਨੌ ਸਤ ਸਾਜ _ਸਿੰਗਾਰ। _੩। 


੭%#=ੜਲ 
ਜਹਾ _ਝਰੋਖਾ ਰਾਖਾ _ਨ੍ਰਿਪਤਿ _ਸੁਧਾਰਿ ਕੈ। 
ਤਿਹ ਮਗ ਨਿਕਸਾ ਨ੍ਰਿਪ ਸੋ ਸਤ ਸਿੰਗਾਰਿ ਕੈ। 
ਨਿਰਖਿ ਪੂਭਾ ਤਿਹ _ਤਰੁਨਿ ਅਧਿਕ ਬੌਰੀ ਭਈ। 
ਹੋਂ ਘਰ ਬਾਹਰ ਕੀ ਸੁਧਿ ਛੁਟਿ ਕਰਿ ਸਿਗਰੀ ਗਈ। ੪। 


ਨਿਕਸਿ ਠਾਢਿ ਭੀ ਨੌ ਸਤ ਕੁਅਰਿ ਸਿੰਗਾਰ ਕਰਿ। 
ਜੋਰਿ ਰਹੀ ਚਖੁ ਚਾਰਿ ਸੁ ਲਾਜ ਬਿਸਾਰਿ ਕਰਿ। 
ਨਿਰਖਿ ਨ੍ਰਿਪਤਿ _ਚਕਿ ਰਹਾ _ਤਰੁਨਿ ਕੇਤੇ _ਜਤਨ। 
ਹੋਂ _ਨਰੀ ਨਾਗਨੀ _ਨਗੀ _ਬਿਚਾਰੀ ਕੌਨ ਮਨ। ੫। 


ਚਾਰੁ _ਚਿਤ੍ਰਨੀ ਚਿਤ੍ਰ ਕੀ ਪੂਤਿਮਾ ਜਾਨਿਯੈ। 
ਪਰੀ _ਪਦਮਿਨੀ ਪੂਰਕ੍ਰਿਤਿ ਪਾਰਬਤੀ ਮਾਨਿਯੈ। 


ਏਕ ਬਾਰ ਜੌ ਐਸੀ ਭੇਟਨ ਪਾਇਯੈ। 
ਹੋ ਆਠ ਜਨਮ ਲਗਿ ਪਲ ਪਲ ਬਲਿ ਬਲਿ ਜਾਇਯੈ। 


ਚੱਖਣਾ 


/ਛੰਤਾ ਡਾ ਗਾਰਤ੍ਹ ਘਖੂਯਾਨੇ /ਤੈਯਾ ਲਾਠਤੁ ਅੰਤਾਂ ਭੂਪ ਅੰਭਾਦੇ ਲੋਟ ਨੌਂ ਗੌੋਜਨੈ ਗਾਹ ਸ਼ਮਤਨਆ 


ਪੂਰਬ _ਦਿਸਿ ਰਥ ਚਿਤ੍ਰ _ਨਰਾਧਿਪ। _ਸਕਲ ਪ੍ਰਿਥੀ ਤਲ ਹੁਤੋ ਨ੍ਰਿਪਾਧਿਪ। 
ਪ੍ਰਕ੍ਰਿਤ ਮਤੀ ਤਾ ਕੀ _ਪਟਰਾਨੀ। _ਨਰੀ _ਸੁਰੀ ਜਿਹ _ਨਿਰਖਿ _ਲਜਾਨੀ। _੧। 


੬। 


ਉਤੈ ਕੁਅਰਿ ਕਹ _ਚਾਹਿ ਭਈ ਇਹ। ਇਹ ਕੌ _ਬਾਛਾ ਭਈ ਅਧਿਕ ਤਿਹ। 
ਪੁਗਟ ਠਾਢ ਹ੍ਹੈ ਹੇਰਤ ਦੋਊ। ਇਤ ਉਤ ਪਲ ਨ ਟਰਤ ਭਯੋ _ਕੋਊ। ੭। 


ਚਰਿਤ੍ਰ ਪਾਖਿਆਨ ੨੨੧ 


੭%/=ਲ 


ਇਕ ਦਿਨ (ਉਹ ਰਾਜ ਕੁਮਾਰ ਨੂੰ) ਸ਼ਾਹ ਪਰੀ ਦੇ ਘਰ ਭੇਜ ਦਿੰਦੀ ਅਤੇ ਇਕ ਦਿਨ 
ਆਪ ਕਲੋਲ ਕਰ _ਕੇ ਸੁਖ _ਮਾਣਦੀ। ਉਹ _ਉਸ ਨਾਲ _ਦਿਨ ਰਾਤ ਅਧੇ _ਅਧੇ ਸਮੇਂ ਲਈ 
ਰਤੀ-ਕ੍ਰੀੜਾ ਕਰਦੀਆਂ, ਪਰ _ਮੂਰਖ ਰਾਜੇ ਨੇ ਇਨ੍ਹਾਂ ਦਾ ਛਲ _ਨ _ਸਮਝਿਆ।੮੪। 


/ਏਥੋ ਨੰ ਲਾਰਤੂੱਪ/ਮਆਨ ਦੇ ਤੰਆ ਲਾਠਤ੍ਹ ਦੇ ਅੰਨੀ ਭੂਪ ਸਭਾ ਦੇ ੨੬੪ਵ' ਗਾਰੜ੍ਹ ਦੀ ਨਆਘਤਨ 
ਗਭ ਲਭ _ਹੈ/ _2੬੪/ ੫6%੪2/ ਚਲਟਾ/ 
ਚੱਪਲ? 
ਪੂਰਬ ਦਿਸ਼ਾ ਵਿਚ ਚਿਤ੍ਰ ਰਥ ਨਾਂ ਦਾ ਇਕ ਰਾਜਾ ਜੋ 
ਸੀ। ਪੁਕ੍ਰਿਤ ਮਤੀ ਨਾਂ ਦੀ ਉਸ ਦੀ ਪਟਰਾਣੀ ਸੀ, ਜਿਸ ਨੂੰ ਵੇਖ ਕੇ ਦੇਵ ਇਸਤਰੀਆਂ ਅਤੇ 
ਨਾਰੀਆਂ _ਲਜਾਉ'ਦੀਆਂ _ਸਨ।੧। 


ਦੰਹਰਾ 


ਕੁ ਸੀ 
ਤੀਰਥਾਂ ਦੀ ਯਾਤ੍ਰਾ _ਲਈ _ਗਿਆ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ਿੰਗਾਰ ਹੀ ਇਹ ਸੋਲ੍ਹਾਂ 


੫ ਲਾ 


(ਰਾਣਾ ਲਈ) ਜਿਥੇ ਰਾਜੇ ਨੇ ਝਰੋਖਾ ਬਣਵਾਇਆ ਹੋਇਆ ਸੀ, ਉਸ ਰਸਤੇ ਤੋਂ ਰਾਜਾ 
ਸੋਲ੍ਹਾਂ ਸ਼ਿੰਗਾਰ ਕਰ ਕੇ ਲੰਘਿਆ। ਉਸ ਦੀ ਸੁੰਦਰਤਾ ਨੂੰ ਵੇਖ ਕੇ ਉਹ ਇਸਤਰੀ ਕਮਲੀ ਹੋ 
ਗਈ ਅਤੇ ਉਸ ਨੂੰ ਘਰ ਬਾਰ ਦੀ ਸਾਰੀ ਸੁੱਧ ਭੁਲ ਗਈ।੪। 


ਉਹ ਰਾਜ ਕੁਮਾਰੀ ਵੀ ਸੋਲ੍ਹਾਂ ਸ਼ਿੰਗਾਰ ਕਰ _ਕੇ _ਬਾਹਰ ਨਿਕਲ ਕੇ ਖੜੋ ਗਈ ਅਤੇ 
ਸ਼ਰਮ _ਹੱਯਾ ਭੁਲਾ ਕੇ ਚੌਹਾਂ (ਅਰਥਾਂਤਰ] ਸੁੰਦਰ) ਨੇਤਰਾਂ ਨੂੰ ਜੋੜਨ _ਲਗੀ। _ਰਾਜ ਕੁਮਾਰੀ 


ਨੂੰ ਕਿਤਨੇ ਯਤਨਾਂ ਨਾਲ ਵੇਖ ਕੇ ਰਾਜਾ ਹੈਰਾਨ ਰਹਿ ਗਿਆ। ਮਨ ਵਿਚ ਸੋਚਣ ਲਗਾ ਕਿ 


ਇਹ ਮਨੁੱਖ, ਨਾਗ ਜਾਂ ਪਰਬਤ ਦੀ ਇਸਤਰੀ ਵਿਚੋਂ ਕੌਣ _ਹੈ?।੫। 


ਉਹ ਸੁੰਦਰ ਚਿਤ੍ਰਨੀ ਹੈ, ਜਾਂ ਚਿਤਰ ਹੈ ਜਾਂ ਮੂਰਤੀ ਹੈ ਜਾਂ ਪਰੀ, ਪਦਮਨੀ, ਪੂਕ੍ਰਿਤੀ 
(ਮਾਯਾ), ਪਾਰਬਤੀ ਸਝਣੀ ਚਾਹੀਦੀ ਹੈ। ਜੇ ਇਕ ਵਾਰ ਇਸ ਤਰ੍ਹਾਂ ਦੀ ਇਸਤਰੀ ਪ੍ਰਾਪਤ ਹੋ 
ਜਾਏ ਤਾਂ ਉਸ ਤੋਂ ਔਠ ਜਨਮਾਂ ਤਕ _ਪਲ _ਪਲ ਬਲਿਹਾਰ ਜਾਈਏ।੬। 


ਚੱਪਲਾਂ 

ਉਧਰ ਕੰਵਰ (ਦੇ ਮਨ) ਵਿਚ ਇਹ ਇੱਛਾ ਪੈਦਾ ਹੋਈ ਅਤੇ ਇਧਰ ਰਾਣੀ ਦੇ ਮਨ 
ਵਿਚ ਵੀ ਚਾਹ (“ਬਾਛਾ”) ਪੈਦਾ ਹੋ _ਗਈ ਪੁਗਟ 
ਵੇਖਣ ਲਗੇ ਅਤੇ ਪਲ _ਭਰ ਲਈ ਕੋਈ ਵੀ ਇਧਰ _ਉਧਰ 


ਮੈ 


ਦੇ ਦੇ ਦੇ 


ਲਾਗਤਿ ਪ੍ਰੀਤਿ ਦੁਹੁਨ ਕੀ ਭਈ। _ਅਬਿਯੋ ਸੂਰ ਰੈਨਿ ਹ੍ਹੈ ਗਈ। 
ਰਾਨੀ _ਦੂਤਿਕ ਤਹਾ ਪਠਾਯੋ। _ਅਧਿਕ _ਸਜਨ ਸੌ ਨੇਹ _ਜਤਾਯੋ। _੯। 


ਤਿਹ ਰਾਨੀ ਸੋ ਪਤਿ ਕੋ ਅਤਿ ਹਿਤ। ਨਿਸਿ ਕਹ ਤਾਹਿ ਨ ਛਾਡਤ ਇਤ ਉਤ। 
ਸੋਤ ਸਦਾ ਤਿਹ _ਗਰੇ ਲਗਾਏ। _ਭਾਤਿ ਅਨਿਕ ਸੌ ਹਰਖ _ਬਢਾਏ। _੧0। 


ਰਾਨੀ ਘਾਤ ਕੋਊ ਨਹਿ _ਪਾਵੈ। ਜਿਹ ਛਲ ਤਾ ਸੌ ਭੋਗ ਕਮਾਵੈ। 
ਰਾਜਾ ਸਦਾ ਸੋਤ ਸੰਗ ਤਾ ਕੇ। ਕਿਹ ਬਿਧਿ ਸੰਗ ਮਿਲੈ ਇਹ ਵਾ ਕੇ। ੧੧। 


ਬਿਨਾ ਮਿਲੇ ਤਿਹ ਕਲ ਨਹਿ ਪਰਈ। ਰਾਜਾ ਸੋਤ ਸੰਗ ਤੇ ਡਰਈ। 
ਜਬ ਸ੍ਹੈ ਗਯੋ _ਪਤਿਹਿ ਲਖਿ ਪਾਯੋ। ਵਹੈ ਘਾਤ _ਲਖਿ ਤਾਹਿ _ਬੁਲਾਯੋ। _੧੨। 


ਪਠੈ _ਸਹਚਰੀ ਲਯੋ _ਬੁਲਾਈ। _ਬਹੁ ਬਿਧਿ _ਤਾਹਿ ਕਹਾ _ਸਮੁਝਾਈ। 
ਰਾਨੀ ਕਹਾ ਰਾਵ ਸੋ ਸੋਈ। ਯੌ _ਭਜਿਯਹੁ ਜ੍ਯੋ _ਜਗੈ ਨ ਕੋਈ। _੧੩। 


ਚਿਤ੍ਰ ਕੌਚ ਤਿਹ ਠਾ ਤਬ ਆਯੋ। ਰਾਜਾ ਰਾਨੀ ਜਾਨਿ ਨ ਪਾਯੋ। 
ਰਾਜਾ ਕੀ ਜਾਘੇ ਗਹਿ _ਲੀਨੀ। ਬਲ ਸੋ ਐਚਿ ਆਪੁ ਤਰ _ਕੀਨੀ। ੧੪ 


ਤਬ ਨ੍ਰਿਪ ਜਗਾ ਕੋਪ ਕਰਿ ਭਾਰਾ। ਚੋਰ ਚੋਰ ਕਹਿ ਖੜਗ _ਸੰਭਾਰਾ। 
ਰਾਨੀ ਜਗੀ ਹਾਥ ਗਹਿ _ਲੀਨਾ। ਯੌ ਜੜ ਕੌ ਪੁਤਿ ਉਤਰ _ਦੀਨਾ। _੧੫। 


ਦੰਹਰਾ 
ਤੀਰਥ _ਨਿਮਿਤ ਆਯੋ _ਹੁਤੋ ਯਹ _ਢਾਕਾ ਕੋ __ਰਾਇ। 
ਕਹਾ ਪੁਥਮ ਨ੍ਰਿਪ ਪਦ _ਪਰਸਿ ਬਹੁਰਿ _ਅਨੈਹੋ ਜਾਇ। _੧੬। 
ਚੱਪਲ? 
ਤੁਮਰੇ ਪਗ ਪਰਸਨ ਕੇ _ਕਾਜਾ। ਇਹ ਕਾਰਨ ਆਯੋ __ਇਹ ਰਾਜਾ। 
ਤਿਹ ਨ ਹਨੋ ਇਹ ਬਹੁ ਧਨ _ਦੀਜੈ। ਚਰਨ ਲਗਾ ਪਤਿ _ਬਿਦਾ ਕਰੀਜੈ। _੧੭। 


ਚਰਿਤ੍ਰ ਪਾਖਿਆਨ ੨੨੩ 


ਜੱਪਣਾ 

ਦੋਹਾਂ ਵਿਚ ਪ੍ਰੀਤ ਲਗ _ਗਈ। _ਸੂਰਜ _ਡੁਬ _ਗਿਆ ਅਤੇ ਰਾਤ ਹੋ ਗਈ। ਰਾਣੀ ਨੇ 
ਇਕ _ਦੂਤੀ ਨੂੰ ਉਥੇ ਭੇਜਿਆ ਅਤੇ _ਸੱਜਨ (ਰਾਜ ਕੁਮਾਰ) ਪ੍ਰਤਿ ਬਹੁਤ ਸਨੇਹ ਪ੍ਰਗਟ 
ਕੀਤਾ।੯। 


ਉਸ ਰਾਣੀ ਨਾਲ ਪਤੀ ਦਾ ਬਹੁਤ ਪ੍ਰੇਮ ਸੀ। ਰਾਤ ਨੂੰ ਇਧਰ ਉਧਰ ਜਾਣ ਲਈ ਉਸ 
ਨੂੰ ਨਹੀਂ ਛਡਦਾ ਸੀ। ਉਸ ਨੂੰ ਗਲੇ ਨਾਲ ਲਗਾ ਕੇ _ਸੌਂਦਾ ਸੀ ਅਤੇ ਅਨੇਕ ਤਰ੍ਹਾਂ ਨਾਲ 
ਆਨੰਦ ਵਧਾਉ'ਦਾ ਸੀ।੧0। 

ਰਾਣੀ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਕਿ ਜਿਸ ਛਲ ਨਾਲ ਉਸ ਨਾਲ ਭੋਗ 
ਕਰ _ਸਕੇ। _ਰਾਜਾ ਸਦਾ ਉਸ ਦੇ ਨਾਲ ਸੌਂਦਾ ਸੀ। (ਹੁਣ) ਉਹ ਕਿਸ ਤਰ੍ਹਾਂ ਉਸ ਨਾਲ ਜਾ 
ਕੇ ਮਿਲੇ।੧੧। 

(ਉਸ ਨੂੰ) ਮਿਲੇ ਬਿਨਾ ਉਸ (ਰਾਣੀ) ਨੂੰ ਚੈਨ ਨਹੀਂ ਪੈ ਰਿਹਾ ਸੀ। ਰਾਜੇ ਦੇ ਨਾਲ 
ਸੌਣ ਕਾਰਨ ਡਰਦੀ _ਸੀ। ਜਦ (ਉਸ ਨੇ) ਪਤੀ ਨੂੰ ਸੁਤਾ ਹੋਇਆ ਵੇਖਿਆ, ਤਾਂ ਉਹ ਮੌਕਾ 
ਤਾੜ ਕੇ ਉਸ ਨੂੰ ਬੁਲਾ ਲਿਆ।੧੨। 

ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ। ਉਸ ਨੂੰ ਬਹੁਤ ਤਰ੍ਹਾਂ ਨਾਲ ਕਹਿ ਕੇ ਸਮਝਾ 
ਦਿੱਤਾ। ਰਾਣੀ ਨੇ (ਪ੍ਰੇਮੀ) ਰਾਜੇ ਨੂੰ ਇਸ ਤਰ੍ਹਾਂ ਸਮਝਾਇਆ ਕਿ ਇੰਜ ਰਮਣ ਕਰਨਾ ਕਿ 
ਕੋਈ ਜਾਗ _ਨ _ਪਏ।੧੩। 

ਤਦ ਚਿਤੁ ਕੌਚ (ਰਾਜਾ) ਉਸ ਥਾਂ ਉਤੇ ਆਇਆ। (ਹਨੇਰੇ ਕਰ ਕੇ) ਜਾਣ ਨ ਸਕਿਆ 
ਕਿ ਰਾਜਾ ਕਿਹੜਾ ਹੈ ਅਤੇ ਰਾਣੀ ਕਿਹੜੀ ਹੈ? (ਗਲਤੀ ਨਾਲ ਉਸ ਨੇ) ਰਾਜੇ ਦੀਆਂ ਟੰਗਾਂ 
ਪਕੜ ਲਈਆਂ _ਅਤੇ ਜ਼ੋਰ _ਨਾਲ _ਖਿਚ _ਕੇ _ਆਪਣੇ ਹੇਠਾਂ ਕਰ _ਲਈਆਂ।੧੪। 

ਤਦ ਰਾਜਾ ਬਹੁਤ ਰੋਹ ਵਿਚ ਆ ਕੇ ਜਾਗ ਪਿਆ ਅਤੇ ਚੋਰ ਚੋਰ ਕਰ ਕੇ (ਆਪਣੀ) 
ਤਲਵਾਰ ਸੰਭਾਲ _ਲਈ। _ਰਾਣੀ ਵੀ ਜਾਗ _ਗਈ ਅਤੇ (ਉਸ ਨੇ ਰਾਜੇ ਦਾ) ਹੱਥ ਪਕੜ 
ਲਿਆ। _ਉਸ ਮੂਰਖ (ਰਾਜੇ) ਨੂੰ ਇਸ ਤਰ੍ਹਾਂ ਉੱਤਰ _ਦਿੱਤਾ।੧੫। 


ਦੰਹਰਾ 

ਇਹ ਢਾਕਾ _ਦਾ ਰਾਜਾ _ਤੀਰਥ-ਯਾਤ੍ਰਾ ਲਈ ਆਇਆ ਹੋਇਆ ਸੀ। ਕਹਿੰਦਾ ਸੀ ਕਿ 
ਪਹਿਲਾਂ _ਰਾਜੇ ਦੇ ਧੈਰ ਛੋਹ ਕੇ ਫਿਰ ਨਹਾਣ ਲਈ _ਜਾਵਾਂਗਾ।੧੬। 
ਚੱਪਣ? 


ਹੇ ਰਾਜਨ! ਉਹ ਤਾ ਤੁਹਾਡੇ ਚਰਨਾਂ ਨੂੰ ਛੋਹਣ ਲਈ ਹੀ ਇਥੇ ਆਇਆ ਸੀ। ਇਸ ਨੂੰ 
ਮਾਰੋ _ਨ, ਸਗੋਂ ਬਹੁਤ ਸਾਰਾ ਧਨ ਦਿਓ ਅਤੇ ਹੇ ਪਤੀ ਦੇਵ! ਚਰਨਾਂ ਨੂੰ ਛੋਹਾ ਕੇ ਵਿਦਾ ਕਰ 
ਦਿਓ।੧੭। 


ਦੇ ੨੪ 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਬਿਦਾ _ਕਿਯਾ ਨ੍ਰਿਪ ਦਰਬ ਦੈ ਤਾ ਕੋ ਚਰਨ ਲਗਾਇ। 
ਇਹ ਛਲ ਸੌ ਮੂਰਖ ਛਲਾ ਸਕਾ ਨ ਛਲ ਕੋ ਪਾਇ। ੧੮। ੧ 
/ਛਤ ਡੀ ਯਾਹੇੜ੍ਹ ਪਖ੍ਹਲਾਨੇ /ਤ੍‌ਯਾ ਲਾਰੇ ਅੰ ਭੂਪ ਨੰਠਾਦੇ ਲੋਟ ਐਂ ਐਗਨੇ ਲਹੇੜ੍ਹ ਆਆਮਤਨ 
ਡੇ ਨਭ#ਆ ਸਤ _੨੬੪/ ੫0%੭0/ ਅਫ੍ਹੀ/ 
ਚੱਪਣ? 
ਸੁਮਤਿ ਸੈਨ ਇਕ ਨ੍ਰਿਪਤਿ _ਸੁਨਾ _ਬਰ। _ਦੁਤਿਯ _ਦਿਵਾਕਰ _ਕਿਧੌ _ਕਿਰਨਿਧਰ। 
ਸਮਰ ਮਤੀ ਰਾਨੀ ਗ੍ਰਿਹ ਤਾ ਕੇ। ਸੁਰੀ ਆਸੁਰੀ ਸਮ ਨਹਿ ਜਾ ਕੇ। ੧। 


ਸੀ _ਰਨਖੰਭ _ਕਲਾ ਦੁਹਿਤਾ ਤਿਹ। _ਜੀਤਿ ਲਈ ਸਸਿ _ਅੰਸ ਕਲਾ ਜਿਹ। 


ਨਿਰਖਿ ਭਾਨ ਜਿਹਾ ਪੂਭਾ ਰਹਤ ਦਬਿ। ਸੂਰੀ ਆਸੁਰਿਨ ਕੀ ਨਹਿ ਸਮ ਛਬਿ। ੨। 


ਦੰਹਰਾ 
ਤਰੂਨਿ ਭਈ ਤਰੁਨੀ ਜਬੈ ਅਧਿਕ ਸੁਖਨ ਕੇ _ਸੰਗ। 
ਲਰਿਕਾਪਨ _ਮਿਟਿ ਜਾਤ ਭਯੋ _ਦੁੰਦਭਿ _ਦਿਯੋ _ਅਨੰਗ। _੩। 


ਚੱਪਲਾਂ 


ਚਾਰਿ ਭ੍ਰਾਤ ਤਾ ਕੇ _ਬਲਵਾਨਾ। ਸੂਰਬੀਰ ਸਭ _ਸਸਤ੍ਰ _ਨਿਧਾਨਾ। 
ਤੇਜਵਾਨ _ਦੁਤਿਮਾਨ ਅਤੁਲ _ਬਲ। _ਅਰਿ ਅਨੇਕ ਜੀਤੇ ਜਿਹ _ਦਲਿ ਮਲਿ। ੪। 


ਸਾਰਦੂਲ ਧੁਜ ਨਾਹਰ _ਧੁਜ _ਭਨ। ਸਿੰਘ ਕੇਤੁ ਹਰਿ ਕੇਤੁ ਮਹਾ _ਮਨ। 
ਚਾਰੌ ਸੂਰਬੀਰ _ਬਲਵਾਨਾ। __ ਮਾਨਤ _ਸਤ੍ਹ ਸਕਲ ਜਿਹ _ਆਨਾ। _੫। 


ਚਾਰੌ _ਕੁਅਰਿ ਪੜਨ ਕੇ _ਕਾਜਾ। _ਦਿਜ ਇਕ ਬੋਲਿ _ਪਠਾਯੋ_ਰਾਜਾ। 
ਭਾਖ੍ਯਾਦਿਕ _ਬ੍ਯਾਕਰਨ _ਪੜੇ _ਜਿਨ। _ਔਗਾਹਨ _ਸਭ _ਕਿਯ _ਪੁਰਾਨ _ਤਿਨ। ੬। 


ਅਧਿਕ _ਦਰਬ ਨ੍ਰਿਪ ਬਰ ਤਿਹ _ਦੀਯਾ। _ਬਿਬਿਧ _ਬਿਧਨ ਕਰਿ ਆਦਰ _ਕੀਯਾ। 
ਸੁਤਾ ਸਹਿਤ ਸੌਪੇ ਸੁਤ ਤਿਹ _ਘਰ। ਕਛੁ _ਬਿਦ੍ਯਾ ਦਿਜਿ ਦੇਹੁ ਕ੍ਰਿਪਾ _ਕਰਿ। ੭। 


ਜਬ ਤੇ ਤਹ ਪੜਬੇ ਕਹ ਆਵੈ। ਅਪਨੋ ਬਿਪ ਕਹ ਸੀਸ ਝੁਕਾਵੈ। 
ਜੋ _ਸਿਖ੍ਯਾ _ਦਿਜ ਦੇਤ ਸੁ ਲੇਹੀ। ਅਮਿਤ ਦਰਬ ਪੰਡਿਤ ਕਹ _ਦੇਹੀ। ੮। 


ਇਕ ਦਿਨ ਕੁਅਰਿ ਅਗਮਨੋ _ਗਈ। _ਦਿਜ ਕਹ ਸੀਸ ਝੁਕਾਵਤ _ਭਈ। 
ਸਾਲਿਗ੍ਰਾਮ ਪੂਜਤ ਥਾ _ਦਿਜਬਰ। _ਭਾਤਿ _ਭਾਤਿ ਤਿਹ ਸੀਸ ਨ੍ਯਾਇ ਕਰਿ। ੯। 


ਚਰਿਤ੍ਰ ਪਾਖਿਆਨ ੨੨੫ 


ਦੰਹਰਾ 
ਰਾਜੇ ਨੇ ਉਸ ਨੂੰ ਆਪਣੇ ਚਰਨਾਂ ਨਾਲ _ਲਗਾ_ਕੇ _ਬਹੁਤ ਧਨ ਦੇ ਕੇ ਵਿਦਾ ਕੀਤਾ। 
ਇਸ ਛਲ ਨਾਲ (ਰਾਣੀ ਨੇ) ਮੂਰਖ ਰਾਜੇ ਨੂੰ ਛਲ ਲਿਆ, (ਪਰ ਉਹ) ਛਲ ਨੂੰ ਨ ਸਮਝ 
ਸਕਿਆ।੧੮। 
/ਏਥੋਂ ਗੰ ਗਰੇਤੁੰਪ/ਮਆਨ ਦੇ ਤੁ ਰੇਤ ਦੇ ਅੰਤ ਡੁਪ ਸੰਭਾਦ ਦੇ ੨੬੫ਵੇ' ਗਰਤ ਦੀ ਸਮ੦ਤ£ 
ਭਾ ਲਭ _ਹੈ/ _੨੬੫/ ੪%26/ ਜਲਦਾ/ 


ਚੱਪਣਾ 

ਸੁਮਤਿ ਸੈਨ ਨਾਂ ਦਾ ਇਕ ਮਹਾਨ ਰਾਜਾ ਸੁਣੀਂਦਾ ਸੀ। (ਇੰਜ ਪੁਤੀਤ ਹੁੰਦਾ ਸੀ) 
ਦੂਜਾ ਸੂਰਜ ਜਾਂ _ਚੰਦੁਮਾ ਹੋਵੇ। ਉਸ ਦੇ ਘਰ ਸਮਰ ਮਤੀ ਨਾਂ ਦੀ ਰਾਣੀ ਸੀ ਜਿਸ ਵਰਗੀਆਂ 
ਦੇਵ ਇਸਤਰੀਆਂ ਤੇ ਮਨੁੱਖ ਇਸਤਰੀਆਂ ਨਹੀਂ __ਸਨ।੧। 

ਉਨ੍ਹਾਂ ਦੀ ਰਨਖੰਭ ਕਲਾ (ਨਾਂ ਦੀ ਇਕ) ਧੀ ਸੀ ਜਿਸ ਨੇ ਚੰਦੂਮਾ ਦੀਆਂ ਕਲਾਵਾਂ ਨੂੰ 
ਜਿਤ ਲਿਆ ਸੀ। ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸੂਰਜ ਵੀ ਦਬਿਆ ਦਬਿਆ ਰਹਿੰਦਾ ਸੀ। 
ਦੇਵ ਇਸਤਰੀਆਂ ਅਤੇ ਦੈਂਤ ਇਸਤਰੀਆਂ ਦੀ ਸੁੰਦਰਤਾ ਵੀ (ਉਸ ਦੇ) ਸਮਾਨ ਨਹੀਂ _ਸੀ।੨। 


ਹੈ 


ਉਸ ਦੇ ਚਾਰ ਬਹੁਤ ਬਲਵਾਨ ਭਰਾ ਸਨ। (ਉਹ) ਸਾਰੇ ਅਤੇ ਸ਼ 
ਦੇ ਧਨੀ _ਸਨ। (ਉਹ) ਬਹੁਤ _ਤੇਜਵਾਨ, ਸੁੰਦਰ ਅਤੇ ਅਦੁੱਤੀ ਬਲ _ਵਾਲੇ _ਸਨ। ਉਨ੍ਹਾਂ ਨੇ 
ਅਨੇਕ ਵੈਰੀਆਂ ਨੂੰ ਮਸਲ ਕੇ ਜਿਤ ਲਿਆ _ਸੀ।੪। 
ਵਾਲੇ 


ਸਨ।੫। 

ਚੌਹਾਂ ਰਾਜ ਕੁਮਾਰਾਂ ਨੂੰ ਪੜ੍ਹਾਉਣ ਲਈ ਰਾਜੇ ਨੇ _ਇਕ ਬ੍ਰਾਹਮਣ ਨੂੰ ਬੁਲਾ _ਲਿਆ। 
ਜਿਸ ਨੇ _ਭਾਸ਼੍ਯ, ਵਿਆਕਰਣ ਆਦਿ ਪੜ੍ਹੇ ਹੋਏ ਸਨ ਅਤੇ ਜਿਸ ਨੇ ਸਾਰਿਆਂ ਪੁਰਾਣਾਂ ਦਾ 
ਅਧਿਐਨ ਕੀਤਾ ਹੋਇਆ _ਸੀ।੬। 

ਮਹਾਨ ਰਾਜੇ ਨੇ ਉਸ ਨੂੰ ਬਹੁਤ ਧਨ ਦਿੱਤਾ ਅਤੇ ਬਹੁਤ ਤਰ੍ਹਾਂ ਨਾਲ ਮਾਣ ਸਤਿਕਾਰ 
ਕੀਤਾ। ਪੁੱਤਰੀ ਸਮੇਤ ਚਾਰੇ ਪੁੱਤਰ ਉਸ ਦੇ ਘਰ ਭੇਜ ਦਿੱਤੇ ਅਤੇ ਕਿਹਾ--ਹੇ ਸ੍ਰੇਸ਼ਠ ਪੰਡਿਤ! 
ਮਹਿਰਬਾਨੀ ਕਰ ਕੇ ਇਨ੍ਹਾਂ ਨੂੰ ਕੁਝ ਵਿਦਿਆ ਦਾ ਦਾਨ ਦਿਓ।੭। 

ਜਦ ਉਹ ਉਥੇ ਪੜ੍ਹਨ ਲਈ ਆਉਂਦੇ ਤਾਂ ਆਪਣਾ _ਸਿਰ ਬ੍ਰਾਹਮਣ ਅਗੇ _ਝੁਕਾਉਂਦੇ। 
ਜੋ ਸਿਖਿਆ ਬ੍ਰਾਹਮਣ ਦਿੰਦਾ ਸੀ, ਉਹੀ ਪ੍ਰਾਪਤ ਕਰਦੇ ਸਨ ਅਤੇ ਬ੍ਰਾਹਮਣ ਨੂੰ ਬਹੁਤ ਧਨ 
ਦਿੰਦੇ ਸਨ।੮। 

ਇਕ ਦਿਨ ਰਾਜ ਕੁਮਾਰੀ ਪਹਿਲਾਂ ਚਲੀ ਗਈ ਅਤੇ ਬ੍ਰਾਹਮਣ ਨੂੰ ਸਿਰ _ਝੁਕਾਇਆ। 


ਬ੍ਰਾਹਮਣ ਭਾਂਤ ਭਾਂਤ ਨਾਲ _ਸਿਰ _ਨਿਵਾ ਕੇ _ਸਾਲਗ੍ਰਾਮ ਦੀ ਪੂਜਾ _ਕਰ ਰਿਹਾ ਸੀ।੯। 


੨੨੬ 


ਸੀ_ਦਸਮ-ਗੁੁੰਥ ਸਾਹਿਬ 


ਤਾ ਕੌ ਨਿਰਖਿ ਕੁਅਰਿ ਮੁਸਕਾਨੀ। ਸੋ ਪੁਤਿਮਾ ਪਾਹਨ _ਪਹਿਚਾਨੀ। 
ਤਾਹਿ ਕਹਾ ਪੂਜਤ ਕਿਹ _ਨਮਿਤਿਹ। ਸਿਰ ਨਾਵਤ _ਕਰ _ਜੋਰਿ ਕਾਜ ਜਿਹ। _੧0। 


/ਦਸ਼ ਛਾਲ 
ਸਾਲਗ੍ਰਾਮ _ਠਾਕੁਰ _ਏ _ਬਾਲਾ। _ਪੂਜਤ _ਜਿਨੈ _ਬਡੇ _ਨਰਪਾਲਾ। 
ਤੈ ਅਗ੍ਯਾਨ ਇਹ _ਕਹਾ _ਪਛਾਨੈ। _ਪਰਮੇਸੂਰ _ਕਹ _ਪਾਹਨ _ਜਾਨੈ। _੧੧। 


ਰਾਜਾ ਲਤ ਲਾਲਾ 
ਸ਼ਵੰਯਾ 

ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ। 

ਪੂਜਤ ਹੈ ਪ੍ਰਭੁ ਕੈ ਤਿਸ ਕੌ ਜਿਨ ਕੇ ਪਰਸੇ ਪਰਲੋਕ ਪਰਾਹੀ। 

ਪਾਪ ਕਰੋ ਪਰਮਾਰਥ _ਕੈ ਜਿਹ ਪਾਪਨ ਤੇ ਅਤਿ ਪਾਪ ਡਰਾਹੀ। 

ਪਾਇ ਪਰੋ ਪਰਮੇਸਰ ਕੇ ਪਸੁ ਪਾਹਨ ਮੈ ਪਰਮੇਸਰ ਨਾਹੀ। ੧੨। 


/ਠੈਲ਼ੈ ਛੰਦ 
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀ। 
ਸੂਰਜ ਮੈ ਸਸਿ ਮੈ ਨਭ ਮੈ ਜਹ ਹੇਰੌ ਤਹਾ ਚਿਤ ਲਾਇ ਤਹਾ ਹੀ। 


ਪਾਵਕ ਮੈ ਅਰੁ ਪੌਨ ਹੂੰ ਮੈ ਪ੍ਰਿਥਵੀ ਤਲ ਮੈ ਸੁ ਕਹਾ ਨਹਿ ਜਾਹੀ। 
ਬ੍ਯਾਪਕ ਹੈ ਸਭ ਹੀ ਕੇ _ਬਿਥੈ ਕਛੁ ਪਾਹਨ ਮੈ ਪਰਮੇਸ੍ੂਵਰ ਨਾਹੀ। ੧੩। 


ਕਾਗਜ _ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦੂਨ ਕੀ ਮਸੁ_ਕੈਯੈ। 
ਕਾਟਿ _ਬਨਾਸਪਤੀ _ਸਿਗਰੀ _ਲਿਖਬੇ ਹੂੰ ਕੌ _ਲੇਖਨਿ _ਕਾਜ ਬਨੈਯੈ। 
ਸਾਰਸੂਤੀ ਬਕਤਾ ਕਰਿ ਕੈ ਸਭ ਜੀਵਨ ਤੇ ਜੁਗ ਸਾਠਿ ਲਿਥੈਯੈ। 
ਜੋ ਪੁਭੁ ਪਾਯੁਤ ਹੈ ਨਹਿ ਕੈਸੇ ਹੂੰ ਸੋ ਜੜ ਪਾਹਨ ਮੋ _ਠਹਰੈਯੈ।੧੪। 


ਚੱਪਲਾਂ 
ਏ ਜਨ ਭੇਵ ਨ ਹਰਿ ਕੋ ਪਾਵੈ। ਪਾਹਨ ਮੈ ਹਰਿ ਕੌ ਠਹਰਾਵੈ। 
ਜਿਹ ਕਿਹ _ਬਿਧਿ ਲੋਗਨ _ਭਰਮਾਹੀ। ਗ੍ਰਿਹ ਕੋ ਦਰਬੁ ਲੂਟਿ ਲੈ ਜਾਹੀ। ੧੫। 


ਦੰਹਰਾ 
ਜਗ ਮੈ ਆਪੁ ਕਹਾਵਈ ਪੰਡਿਤ _ਸੁਘਰ _ਸੁਚੇਤ। 
ਪਾਹਨ ਕੀ ਪੂਜਾ ਕਰੈ ਯਾ _ਤੇ ਲਗਤ _ਅਚੇਤ। _੧੬। 


ਚੱਪਣਾ 
ਚਿਤ ਭੀਤਰ ਆਸਾ ਧਨ _ਧਾਰੈ। ਸਿਵ ਸਿਵ ਸਿਵ ਮੁਖ ਤੇ ਉਚਾਰੈ। 
ਅਧਿਕ _ਡਿੰਭ _ਕਰਿ ਜਗਿ ਦਿਖਾਵੈ। ਦ੍ਰਾਰ ਦ੍ਰਾਰ ਮਾਗਤ _ਨ_ਲਜਾਵੈ। _੧੭। 


ਚਰਿਤ੍ਰ ਪਾਖਿਆਨ ੨੨੭ 


ਹੱਥ ਜੋੜ ਕੇ ਸਿਰ ਨਿਵਾ ਰਹੇ _ਹੋ।੧0। 
ਲਾਹਮਣ ਨੰ _/ਕਹਾ-- 

ਹੇ ਰਾਜ ਕੁਮਾਰੀ! ਇਹ _ਸਾਲਗ੍ਰਾਮ ਠਾਕੁਰ ਹੈ ਜਿਸ ਨੂੰ ਵੱਡੇ ਵੱਡੇ ਰਾਜੇ ਪੂਜਦੇ ਹਨ। 
ਤੂੰ ਮੂਰਖ ਇਸ ਨੂੰ ਕੀ ਸਮਝੇਂ। ਪਰਮੇਸ਼ੂਰ ਨੂੰ ਪੱਥਰ ਸਮਝ _ਰਹੀ_ਹੈੱ।੧੧। 


ਹੇ ਮਹਾ ਮੂਰਖ! ਤੂੰ ਉਸ ਨੂੰ ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ _ਲੋਕਾਂ ਵਿਚ 
(ਪਸਰਿਆ ਹੋਇਆ) ਹੈ। ਉਸ ਨੂੰ ਪ੍ਰਭੂ _ਕਰ ਕੇ ਪੂਜਦਾ ਹੈਂ, ਜਿਸ ਦੇ ਪੂਜਣ ਨਾਲ ਪਰਲੋਕ 
(ਹੋਰ ਵੀ) ਦੂਰ ਹੋ ਜਾਂਦਾ ਹੈ। ਪਰਮਾਰਥ ਲਈ ਪਾਪ ਕਰਦਾ ਹੈ, ਜਿਨ੍ਹਾਂ _ਪਾਪਾਂ_ ਨੂੰ ਵੇਖ ਕੇ 
ਪਾਪ ਵੀ ਬਹੁਤ ਡਰਦੇ ਹਨ। ਹੇ ਮੂਰਖ! ਪਰਮੇਸ਼ਰ ਦੇ ਪੈਰਾਂ ਵਿਚ ਪੈ, ਪੱਥਰਾਂ ਵਿਚ ਪਰਮਾਤਮਾ 
ਨਹੀਂ ਹੈ।੧੨। 
/ਕੋਨੈ ਛੰਦ 

(ਉਹ _ਪਰਮਾਤਮਾ) ਸਾਰਿਆਂ ਜੀਵਾਂ ਵਿਚ, ਜਲ ਵਿਚ, ਥਲ ਵਿਚ, ਸਭ 
ਚਿਤ _ਟਿਕਾਉਣ ਨਾਲ (ਪ੍ਰਾਪਤ _ਕੀਤਾ ਜਾ _ਸਕਦਾ ਹੈ)। ਅਗਨੀ ਵਿਚ, ਪੌਣ ਵਿਚ, ਧਰਤੀ 
ਉਤੇ, (ਅਤੇ ਉਹ) ਕਿਹੜੀ ਥਾਂ ਤੇ ਨਹੀਂ ਹੈ। (ਉਹ) ਸਭ ਵਿਚ ਵਿਆਪਕ ਹੈ, ਬਸ _ਪੌਥਰਾਂ 
ਵਿਚ ਪਰਮਾਤਮਾ ਨਹੀਂ _ਹੈ।੧੩। 

ਸਾਰੇ ਦੀਪਾਂ (ਟਾਪੂਆਂ) ਨੂੰ ਕਾਗ਼ਜ਼ ਬਣਾ ਕੇ _ਅਤੇ ਸੱਤ ਸਮੁੰਦਰਾਂ ਦੀ ਸਿਆਹੀ ਕਰ 
ਲਈਏ। _ਸਾਰੀ _ਬਨਸਪਤੀ ਨੂੰ _ਕਟ ਕੇ ਲਿਖਣ ਲਈ ਕਲਮਾਂ ਬਣਾ ਲਈਏ। ਸਰਸਵਤੀ ਨੂੰ 


ਸਥਿਤ ਕਰ _ ਰਿਹਾ ਹੈਂ।੧੪। 
ਚੱਪਲਾਂ 


ਜੋ ਪੱਥਰ _ਵਿਚ ਪਰਮਾਤਮਾ ਨੂੰ ਸਥਿਤ ਮੰਨਦਾ ਹੈ, _ਉਹ ਵਿਅਕਤੀ ਪਰਮਾਤਮਾ ਦੇ 
ਭੇਦ ਨੂੰ ਨਹੀਂ ਸਮਝ _ਸਕਦਾ। (ਉਹ) ਜਿਵੇਂ ਕਿਵੇਂ ਲੋਕਾਂ ਨੂੰ _ਭਰਮਾਉਂਦਾ ਹੈ ਅਤੇ ਘਰ ਨੂੰ 
ਧਨ ਲੁਟ ਕੇ ਲੈ ਜਾਂਦਾ ਹੈ।੧੫। 
ਦੰਹਰਾ 


ਜਗਤ ਵਿਚ (ਤ?) ਆਪਣੇ ਆਪ ਨੂੰ ਵਿਦਵਾਨ, ਸੁਘੜ ਅਤੇ _ਸਚੇਤ ਅਖਵਾਉਂਦਾ ਹੈ', 


ਪਰ ਪੱਥਰਾਂ `ਦੀ_ਪੂਜਾ ਕਰਦਾ ਹੈਂ, ਇਸ _ਲਈ ਮੂਰਖ ਲਗਦਾ _ਹੈਂ।੧੬। 
ਚੱਪਲਾਂ 

(ਤ;) ਮਨ ਵਿਚ (ਧਨ ਆਦਿ ਦੀ) ਲਾਲਸਾ ਰਖਦਾ ਹੈੱ_ਅਤੇ ਮੂੰਹੋਂ 'ਸ਼ਿਵ ਸ਼ਿਵ” ਦਾ 
ਉਚਾਰਨ ਕਰਦਾ ਹੈਂ। ਬਹੁਤ ਪਾਖੰਡ ਕਰ ਕੇ ਸੰਸਾਰ ਨੂੰ ਵਿਖਾਉਂਦਾ ਹੈਂ, ਪਰ ਦੁਆਰ ਦੁਆਰ 
ਉਤੇ _ਮੰਗਣੋ _ਸ਼ਰਮਾਉਂਦਾ ਨਹੀਂ _ਹੈੱ।੧੭। 


੨੨੮ 


ਹੋ ਦਾਤਨ _ਲੇਤ _ਉਠਾਇ _ਸਿਵਹਿ _ਬਿਸਰਾਇ ਕੈ। _੧੮। 
ਕਾ/ਭਾਤੁ 

ਔਰਨੁਪਦੇਸ ਕਰੈ ਆਪੁ _ਧ੍ਯਾਨ ਕੌਨ ਧਰੈ 

ਲੋਗਨ ਕੌ ਸਦਾ ਤ੍ਯਾਗ ਧਨ ਕੋ ਦ੍ਰਿੜਾਤ ਹੈ। 

ਤੇਹੀ ਧਨ ਲੋਭ ਊਚ _ਨੀਚਨ ਕੇ ਦ੍ਰਾਰ ਦ੍ਰਾਰ 

ਲਾਜ ਕੋ ਤਿਯਾਗ ਜੇਹੀ ਤੇਹੀ ਪੈ _ਘਿਘਾਤ ਹੈ। 


ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਹਾਰਿ ਕੈ। ੨0। 
/ਠਲੰ ਛੰਦ 


ਕੌ ਸਿਵ ਤੂ ਜੋ ਕਹੈ ਪਸੁ ਯਾ ਤੇ ਕਛੁ ਤੁਹਿ ਹਾਥ ਨ ਐ ਹੈ। 


ਤੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ। 


ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ। 


ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ। ੨੧। 


ਬੈਸ ਗਈ ਲਰਿਕਾਪਨ ਮੋ __ਤਰੁਨਾਪਨ ਮੈ ਨਹਿ ਨਾਮ ਲਯੋ ਰੇ। 
ਗਿਰੀ ਬਰਨ ਕਿਹਣ ਰਜ ਜਮ ਇਨ ਪੀ 


ਕੋ ਸਿਰ ਨ੍ਯਾਤਨ ਤੈ ਪਰਮੇਸੂਰ ਕੌ ਸਿਰ ਨ੍ਯਾਤ ਭਯੋ ਰੇ। 


ਚਰਿਤ੍ਰ ਪਾਖਿਆਨ ੨੨੯ 


੭%/=ਲ 


ਨਕ ਨੂੰ ਬੰਦ ਕਰ ਕੇ ਚਾਰ ਘੜੀਆਂ ਤਕ ਖੜੋਤਾ ਰਹਿੰਦਾ ਹੈਂ ਅਤੇ ਇਕ ਚਰਨ ਉਤੇ 


ਟਿਕ ਕੇ 'ਸ਼ਿਵ ਸ਼ਿਵ” ਕਹਿੰਦਾ ਹੈਂ। ਜੇ ਕੋਈ ਆ ਕੇ ਇਕ ਪੈਸਾ ਦਿੰਦਾ ਹੈ ਤਾਂ ਸ਼ਿਵ ਨੂੰ ਭੁਲਾ 
ਕੇ ਦੰਦਾਂ ਨਾਲ ਉਠਾ ਲੈਂਦਾ ਹੈਂ।੧੮। 


ਫਿਰਦਾ ਹੈਂ। ਕਹਿੰਦਾ ਹੈਂ ਕਿ ਮੈਂ ਪਵਿਤ੍ਰ ਰਹਿੰਦਾ ਹਾਂ, (ਪਰ ਹੁੰਦਾ) ਬਹੁਤ _ਅਪਵਿਤੁ _ਹੈੱ 
(ਕਿਉਂਕਿ) ਮਲੇਛਾਂ ਦੀ ਨੌਕਰੀ ਕਰ ਕੇ ਟੁਕੜੇ ਖਾਉਂਦਾ ਹੈਂ। (ਤ?) ਬਹੁਤ ਅਸੰਤੋਖੀ ਹੈਂ, (ਪਰ 
ਆਪਣੇ ਆਪ ਨੂੰ) ਵੱਡਾ _ਸੈਤੋਖੀ ਅਖਵਾਉਂਦਾ ਹੈ (ਕਿਉਂਕਿ ਤਤ?) ਪਰਮਾਤਮਾ ਦੇ ਇਕ 
ਦੁਆਰ ਨੂੰ ਛਡ ਕੇ ਦੁਆਰ ਦੁਆਰ ਉਤੇ ਮੰਗਦਾ ਫਿਰਦਾ ਹੈਂ।੧੯। 


(੩?) ਮਿੱਟੀ ਦੇ ਸ਼ਿਵ ਬਣਾ ਕੇ ਪੂਜ ਕੇ ਰੋੜ੍ਹ ਆਉਂਦਾ ਹੈਂ ਅਤੇ ਫਿਰ ਆ ਕੇ ਮਿੱਟੀ ਨੂੰ 
ਗੁੰਨ੍ਹ ਕੇ (ਹੋਰ) ਬਣਾਉਂਦਾ ਹੈਂ। ਉਸ (ਮੂਰਤੀ) ਦੇ ਪੈਰੀਂ ਪੈਂਦਾ ਹੈਂ ਅਤੇ ਦੋ ਘੜੀਆਂ ਤਕ 
ਮੱਥੇ ਨੂੰ ਰਗੜਦਾ ਹੈਂ, ਓਏ (ਮੂਰਖ!) ਵਿਚਾਰ ਕਰ ਲੈ ਕਿ ਉਨ੍ਹਾਂ ਵਿਚ ਕੀ ਹੈ ਜੋ 
ਦੇਣਗੇ। ਤਤ; (ਉਸ ਦੇ) ਲਿੰਗ ਦੀ ਪੂਜਾ ਕਰਦਾ ਹੈ ਅਤੇ ਸ਼ਿਵ ਸਮਝ ਕੇ ਪੈਰੀਂ ਪੈਂਦਾ  ਹੈਂ। 
(ਫਿਰ) ਉਹੀ ਅੰਤ ਵਿਚ ਕਢ ਕੇ ਤੇਰੇ ਹੱਥ ਵਿਚ ਦੇਵੇਗਾ। ਕੀ ਤ? ਉਸ (ਲਿੰਗ) ਨੂੰ ਧੀ ਨੂੰ 
ਦੇਵੇਂਗਾ, ਜਾਂ ਉਸ ਨੂੰ ਆਪ ਖਾਏਂਗਾ। ਇਸ ਤਰ੍ਹਾਂ ਹੀ ਤੈਨੂੰ ਸਦਾ ਸ਼ਿਵ (ਪਰਮਾਤਮਾ) ਖੁਆਰ 
ਕਰ ਕੇ ਮਾਰੇਗਾ।੨0। 

/ਕੈਨੈ ਛੰਦ 

ਹੇ ਮੂਰਖ! ਤੂੰ ਜੋ ਪੱਥਰ ਨੂੰ ਸ਼ਿਵ ਕਹਿੰਦਾ ਹੈਂ, ਪਰ ਉਸ ਕੋਲੋਂ `ਤੇਰੇ 
ਲਗਣਾ। ਜੋ ਆਪ ਟੇਢਾ ਚਲਣ ਵਾਲੀ ਜੂਨ ਵਿਚ ਪਿਆ ਹੋਇਆ ਹੈ, ਉਹ 
ਕੀ ਵਰ ਦੇਵੇਗਾ। ਤੈਨੂੰ ਕਿਤੇ ਆਪਣੇ ਵਰਗਾ _ਕਰ _ਦੇਵੇਗਾ, ਤਦ 
ਪਾਏਂਗਾ। ਹੇ ਮਹਾ ਮੂਰਖ! ਸਮਝ ਲੈ। ਜੇ ਜਾਨ ਚਲੀ ਗਈ, ਫਿਰ ਤੂੰ ਕੁਝ 

ਬੀਤ ਗਈ 


02੧੨ 


.& 


ਸਕੋ 'ਗਾ।੨੧। 

ਓਏ! (ਪਹਿਲਾਂ ਤੇਰੀ) ਬਾਲਪਣੇ ਵਿਚ ਉਮਰ ਅਤੇ 
ਉਸ ਦਾ ਨਾਮ ਨਹੀਂ ਲਿਆ। (ਤੂੰ) ਹੋਰਨਾਂ ਤੋਂ ਦਾਨ ਕਰਾਉਂਦਾ ਰਿਹਾ, ਪਰ ਆਪ ਹੱਥ 
ਕੇ ਕਿਸੇ ਨੂੰ ਦਾਨ ਨਹੀਂ ਦਿੱਤਾ। ਤੂੰ ਪੌਥਰ ਅਗੇ ਸਿਰ ਝੁਕਾ ਕੇ ਪਰਮੇਸ਼ਰ ਦੇ ਸਿਰ ਨੂੰ 


ਤਰ ਕਰ_ਦਿੱਤਾ। ਹੇ ਮੂਰਖ! (ਤੂੰ) ਘਰ ਦੇ ਕੰਮਾਂ ਵਿਚ ਹੀ ਫਸਿਆ ਰਿਹਾ ਅਤੇ ਕਲ੍ਹ `ਕਲ੍ਹ 


ਕਰਦਿਆਂ ਸਮਾਂ ਬਤੀਤ ਕਰ _ਦਿੱਤਾ।੨੨। 
ਦੈਕ ਪੁਰਾਨਨ ਕੌ ਪੜਿ ਕੈ ਤੁਮ ਫੂਲਿ ਗਏ ਦਿਜ ਜੂ ਜਿਯ ਮਾਹੀ। 


ਸੋ ਨ ਪੁਰਾਨ ਪੜਾ ਜਿਹ ਕੇ ਇਹ ਨੌਰ ਪੜੇ ਸਭ ਪਾਪ ਪਰਾਹੀ।। 
ਡਿੰਭ ਦਿਖਾਇ ਕਰੋ _ਤਪਸਾ ਦਿਨ ਰੈਨਿ ਬਸੈ ਜਿਯਰਾ ਧਨ ਮਾਹੀ। 
ਮੂਰਖ ਲੋਗ ਪੂਮਾਨ ਕਰੈ ਇਨ ਬਾਤਨ ਕੌ ਹਮ _ਮਾਨਤ ਨਾਹੀ। ੨੩। 


੨ ੩ 0 


ਸੀ _ਦਸਮ-ਗੁੁੰਥ ਸਾਹਿਬ 


ਕਾਹੇ ਕੋ ਕਾਜ ਕਰੋਂ ਇਤਨੀ ਤੁਮ ਪਾਹਨ ਕੋ ਕਿਹ ਕਾਜ ਪੁਜਾਵੋ। 
ਕਾਹੇ ਕੋ ਡਿੰਭ ਕਰੋਂ ਜਗ ਮੈ ਇਹ ਲੋਕ ਗਯੋ ਪਰਲੋਕ _ਗਵਾਵੋ। 
ਝੂਠੇ ਨ ਮੰਤ੍ਰ ਉਪਦੇਸ ਕਰੋਂ ਜੋਊ ਚਾਹਤ ਹੋ_ ਧਨ ਲੌ _ਹਰਖਾਵੋ। 
ਰਾਜ ਕੁਮਾਰਨ ਮੌਤ੍ਰ ਦਿਯੋ ਸੁ ਦਿਯੋ ਬਹੁਰੌ ਹਮ ਕੌਨ ਸਿਖਾਵੋ। ੨੪। 
/ਦਜ__ਭਾਚ 
ਚੱਖਣਾ 
ਕਹਾ ਬਿਪੂ ਸੁਨੁ ਰਾਜ ਦੁਲਾਰੀ। ਤੈ ਸਿਵ ਕੀ ਮਹਿਮਾ ਨ ਬਿਚਾਰੀ। 
ਬ੍ਰਹਮਾ _ਬਿਸਨ ਰੁਦੂ ਜੂ ਦੇਵਾ। ਇਨ ਕੀ ਸਦਾ _ਕੀਜਿਯੈ ਸੇਵਾ। ੨੫। 


ਤੈ ਯਾ ਕੇ ਭੇਵਹਿ ਨ ਪਛਾਨੈ। ਮਹਾ ਮੂੜ ਇਹ ਭਾਤਿ ਬਖਾਨੈ। 


ਇਨ ਕੋ ਪਰਮ ਪੁਰਾਤਨ _ਜਾਨਹੁ। _ਪਰਮ _ਪੁਰਖ ਮਨ _ਮਹਿ _ਪਹਿਚਾਨਹੁ। _੨੬। 


ਹਮ ਹੈ ਕੁਅਰਿ ਬਿਪ੍  ਬ੍ਰਤ ਧਾਰੀ। ਊਚ ਨੀਚ ਸਭ ਕੇ _ਹਿਤਕਾਰੀ। 
ਜਿਸੀ ਕਿਸੀ ਕਹ _ਮੌਤੂ _ਸਿਖਾਵੈ। ਮਹਾ ਕ੍ਰਿਪਨ ਤੇ ਦਾਨ _ਕਰਾਵੈ। ੨੭। 


ਕਆੰਰ ਬਾਜ਼ 
ਮੰਤੁ ਦੇਤ ਸਿਖ ਅਪਨ ਕਰਤ _ਹਿਤ। ਜ੍ਯੋ_ਤ੍ਯੋ ਭੇਟ ਲੈਤ ਤਾ ਤੇ _ਬਿਤ। 


ਸਤਿ ਬਾਤ ਤਾ ਕਹ ਨ ਸਿਖਾਵਹੁ। ਤਾਹਿ ਲੋਕ ਪਰਲੋਕ _ਗਵਾਵਹੁ। _੨੮। 


ਸੁਨਹੁ ਬਿਪ ਤੁਮ ਮੰਤੁ ਦੇਤ ਜਿਹ। ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ। 
ਤਾ ਕਹ _ਕਛੂ ਗ੍ਯਾਨ ਨਹਿ _ਆਵੈ। _ਮੂਰਖ ਅਪਨਾ ਮੂੰਡ ਮੁੰਡਾਵੈ। ੨੯। 


ਤਿਹ ਤੁਮ ਕਹੁ ਮੰਤ੍ਰ ਸਿਧਿ ਹੂੈਹੈ। ਮਹਾਦੇਵ ਤੋ ਕੌ ਬਰੁ ਦੈ ਹੈ। 


ਜਬ ਤਾ ਤੇ ਨਹਿ ਹੋਤ ਮੌਤ ਸਿਧਿ। ਤਬ ਤੁਮ ਬਚਨ ਕਹਤ ਹੋ ਇਹ ਬਿਧਿ। ੩0। 


ਕਛੂ ਕੁਕ੍ਰਿਯਾ ਤੁਮਤੇ ਭਯੋ। ਤਾ ਤੇ ਦਰਸ ਨ ਸਿਵ ਜੂ ਦਯੋ। 
ਅਬ ਤੈ ਪੁੰਨ੍ਯ ਦਾਨ ਦਿਜ ਕਰ ਰੇ। ਪੁਨਿ ਸਿਵ ਕੇ ਮੌਤ੍ਰਹਿ ਅਨੁਸਰੁ ਰੇ। ੩੧। 


ਉਲਟੋ ਡੰਡ ਤਿਸੀ ਤੇ ਲੇਹੀ। ਪੁਨਿ ਤਿਹ ਮੰਤ੍ਰ ਰੁਦੂ ਕੋ ਦੇਹੀ। 
ਭਾਤਿ _ਭਾਤਿ ਤਾ ਕੌ ਭਟਕਾਵੈ। ਅੰਤ ਬਾਰ _ਇਮਿ _ਭਾਖ ਸੁਨਾਵੈ। ੩੨। 


ਤੋਂ ਤੇ ਕਛੁ ਅਛਰ ਰਹਿ ਗਜਯੋ। ਤੈ ਕਛੁ ਭੰਗ ਕ੍ਰਿਯਾ ਤੇ ਭਯੋ। 
ਤਾ ਤੇ ਤੁਹਿ ਬਰੁ ਰੁਦੂ ਨ ਦੀਨਾ। ਪੁੰਨ੍ਯ ਦਾਨ ਚਹਿਯਤ _ਪੁਨਿ _ਕੀਨਾ। ੩੩। 


ਇਹ ਬਿਧਿ ਮੰਤ੍ਰ ਸਿਖਾਵਤ ਤਾ ਕੋ। ਲੂਟਾ ਚਾਹਤ ਬਿਪ੍ਰ ਘਰ ਜਾ_ਕੋ। 
ਜਬ _ਵਹੁ ਦਰਬ ਰਹਤ ਹ੍ਹੈ _ਜਾਈ। ਔਰ ਧਾਮ ਤਬ ਚਲਤ _ਤਕਾਈ। _੩੪। 


ਚਰਿਤ੍ਰ ਪਾਖਿਆਨ ੨੩੧ 


ਤ; ਕਿਸ ਕੰਮ ਲਈ ਇਤਨੀ (ਪੂਜਾ) ਕਰਦਾ ਹੈੱ'_ ਅਤੇ ਪੱਥਰ ਨੂੰ ਕਿਸ ਪੁ 
ਹੈਂ। ਜਗਤ ਵਿਚ ਕਿਸ ਲਈ ਪਾਖੰਡ ਕਰਦਾ ਹੈਂ। (ਤੇਰਾ) ਇਹ ਲੋਕ ਤਾਂ ਨਸ਼ਟ ਹੋ ਗਿਆ 
(ਹੁਣ) ਪਰਲੋਕ ਵੀ _ਗੰਵਾ _ਲਵੇਂਗਾ। (ਮੈਨੂੰ) ਝੂਠੇ ਮੰਤ੍ਰਾਂ ਦਾ ਉਪਦੇਸ਼ ਨ __ਕਰ। _ਜਿਤਨਾ 
ਚਾਹੁੰਦਾ ਹੈ, (ਉਤਨਾ) ਧਨ ਲੈ ਕੇ ਪੂਸੰਨ ਹੋ ਜਾ। ਰਾਜ ਕੁਮਾਰਾਂ ਨੂੰ ਜੋ ਮੰਤੁ ਦਿੱਤਾ ਗਿਆ, 
ਸੋ ਦਿੱਤਾ ਗਿਆ, ਪਰ ਫਿਰ ਸਾਨੂੰ ਕੋਈ (ਮੰੜ੍) ਨ _ਸਿਖਾਣਾ।੨੪। 
ਲਾਹਮਣ ਨੰ _/ਕਹਾ-- 
ਜੱਪਣਾ 

ਬ੍ਰਾਹਮਣ ਨੇ _ਆਖਿਆ|| ਹੇ ਰਾਜ ਕੁਮਾਰੀ! ਸੁਣ, ਤੂੰ ਸ਼ਿਵ ਦੀ ਮਹਿਮਾ ਨੂੰ ਨਹੀਂ 
ਵਿਚਾਰਿਆ ਹੈ। ਬੂਹਮਾ, ਵਿਸ਼ਣੂ ਅਤੇ ਸ਼ਿਵ ਆਦਿ, ਜੋ ਦੇਵਤੇ ਹਨ, ਇਨ੍ਹਾਂ (ਦੇਵਤਿਆਂ) ਦੀ 
ਸਦਾ ਸੇਵਾ ਕਰਨੀ ਚਾਹੀਦੀ ਹੈ।੨੫। 
ਕਰਦੀ ਹੈਂ। ਇਨ੍ਹਾਂ (ਦੇਵਤਿਆਂ) ਨੂੰ ਪਰਮ ਪੁਰਾਤਨ ਜਾਣੋ ਅਤੇ (ਇਨ੍ਹਾਂ ਨੂੰ) ਮਨ ਵਿਚ ਪਰਮ 
ਪੁਰਸ਼ _ਸਮਝੋਂ।੨੬। 

ਹੇ ਰਾਜ ਕੁਮਾਰੀ! ਮੈਂ _ਬੁਤਧਾਰੀ ਬ੍ਰਾਹਮਣ ਹਾਂ ਅਤੇ ਉਚੇ ਨੀਵੇਂ ਸਭ ਦਾ ਹਿਤੈਸ਼ੀ ਹਾਂ। 
ਜਿਸ ਕਿਸੇ ਨੂੰ ਮੌਤ (ਵਿਦਿਆ) ਸਿਖਾਉਂਦਾ ਹਾਂ, ਅਤੇ ਵੱਡੇ _ਕੰਜੂਸਾਂ ਤੋਂ ਦਾਨ ਕਰਵਾਉਂਦਾ 
ਹਾਂ।੨੭। 
ਰਾਲ_ਕੁਮਾਗਾੀ ਨੇ _,ਨਹਾ-- 
ਲੈਂਦੇ ਹੋ। ਉਨ੍ਹਾਂ ਨੂੰ _ਸੇਂਚੀ (ਵਾਸਤਵਿਕ) ਗੱਲ ਨਹੀਂ _ਸਿਖਾਉਂਦੇ। (ਇਸ ਤਰ੍ਹਾਂ) ਉਨ੍ਹਾਂ ਦੇ ਲੋਕ 
ਪਰੀ ਪਧਰ ਹੀ ਦੀ 6 

ਹੇ ਬ੍ਰਾਹਮਣ! ਸੁਣੋ। ਜਿਨ੍ਹਾਂ ਨੂੰ ਤੁਸੀਂ ਮੰਤੁ ਦਿੰਦੇ ਹੋ, ਉਨ੍ਹਾਂ ਦੇ ਘਰਾਂ ਨੂੰ ਕਿਸੇ ਨ ਕਿਸੇ 
ਢੰਗ ਨਾਲ ਲੁਟ ਲੈਂਦੇ ਹੋ। ` ਉਨ੍ਹਾਂ `ਨੂੰ ਕੋਈ ਗਿਆਨ ਹਾਸਲ ਨਹੀਂ ਹੁੰਦਾ ਅਤੇ ਮੂਰਖ (ਤੁਹਾਡੇ 
ਤੋਂ) ਆਪਣਾ ਸਿਰ ਮੁੰਨਵਾ ਲੈਂਦੇ ਹਨ।੨੯। 

ਤੁਸੀਂ ਉਨ੍ਹਾਂ _ਨੂੰ ਕਹਿੰਦੇ ਹੋ (ਕਿ ਜਦੋਂ ਤੁਹਾਡਾ) ਮੰਤਰ _ਸਿੱਧ ਹੋਵੇਗਾ ਤਾਂ _ਮਹਾਦੇਵ 
ਤੁਹਾਨੂੰ ਵਰ ਦੇਵੇਗਾ। ਜਦੋਂ ਉਨ੍ਹਾਂ _ਤੋਂ ਮੰਤਰ ਸਿੱਧ ਨਹੀਂ ਹੁੰਦਾ, ਤਾਂ ਤੁਸੀਂ (ਉਨ੍ਹਾਂ ਨੂੰ) ਇਸ 
ਤਰ੍ਹਾਂ ਬਚਨ ਕਹਿੰਦੇ ਹੋ--।੩0। 


ਤੁਹਾਡੇ ਤੋਂ ਕੁਝ ਚੂਕ ਹੋ ਗਈ ਹੈ, ਇਸ ਲਈ ਸ਼ਿਵ ਜੀ ਨੇ ਦੀਦਾਰ ਨਹੀਂ _ਦਿੱਤਾ। 
ਓਏ! ਹੁਣ ਤਤ? ਬ੍ਰਾਹਮਣਾਂ ਨੂੰ ਪੁੰਨ ਦਾਨ ਕਰ ਅਤੇ ਫਿਰ ਸ਼ਿਵ ਦੇ ਮੰਤ੍ਰਾਂ `ਨੂੰ _ਜਪ।੩੧। 

(ਤੁਸੀਂ) ਉਲਟਾ ਉਸੇ ਹੀ ਦੰਡ ਲੈਂਦੇ ਹੋ ਅਤੇ ਉਨ੍ਹਾਂ ਨੂੰ ਫਿਰ ਰੁਦ੍ਰ ਦਾ ਮੌੜ ਦਿੰਦੇ 
ਹੋ। ਉਸ ਕਈਆਂ ਤੜ੍ਹਾਂ ਨਾਲ _ਭਟਕਾਉਂਦੇ ਹੋ ਅਤੇ ਅੰਤ ਵਿਚ ਇਸ ਤਰ੍ਹਾਂ ਕਹਿ ਦਿੰਦੇ 
ਹੋਂ।੩੨। 


ਤੇਰੇ ਕੋਲੋਂ (ਜਾਪ ਕਰਦਿਆਂ) ਕੋਈ _ਔਖਰ ਰਹਿ ਗਿਆ ਹੋਵੇਗਾ। ਤੇਰੇ ਤੋਂ (ਜਾਪ) 
ਕ੍ਰਿਆ ਭੰਗ ਹੋ ਗਈ ਹੋਵੇਗੀ। ਇਸ ਲਈ ਤੈਨੂੰ ਰੁਦੂ ਨੇ ਵਰ ਨਹੀਂ _ਦਿੱਤਾ। (ਇਸ ਲਈ) 
ਫਿਰ ਪੁੰਨ _ਦਾਨ _ਕਰਨਾ ਚਾਹੀਦਾ _ਹੈ।੩੩। 

ਹੇ ਬ੍ਰਾਹਮਣ! ਇਸ ਤਰ੍ਹਾਂ (ਤੁਸੀਂ) ਉਸ ਨੂੰ 
ਚਾਹੁੰਦੇ ਹੋ। ਜਦ _ਉਹ _ਧਨ-ਰਹਿਤ ਹੋਂ ਜਾਂਦਾ ਹੈ, 
ਹੋ।੩੪। 


ਮੰਤੁ ਸਿਖਾਉਂਦੇ ਹੋ ਜਿਸ ਦਾ ਘਰ ਲੁਟਣਾ 
ਤਦ ਤੁਸੀਂ ਹੋਰ ਘਰ _ਤਕਣ ਲਗ ਜਾਂਦੇ 


੨ ੩ ੨ 


/ਦਸ ਭਾਲ 

ਜਪਣ? 
ਸੁਨਿ ਏ ਬਚਨ ਮਿਸਰ _ਰਿਸਿ _ਭਰਾ। ਧਿਕ ਧਿਕ _ਤਾਕਹਿ ਬਚਨ _ਉਚਰਾ। 
ਤੈ ਹਮਰੀ ਬਾਤ ਕਹ ਜਾਨੈ। ਭਾਂਗ ਖਾਇ ਕੈ ਬੈਨ ਪੁਮਾਨੈ। ੩੬। 


ਕਆੰਰ ਬਾਜ਼ 


ਸੁਨੋ ਮਿਸਰ ਤੁਮ _ਬਾਤ ਨ _ਜਾਨਤ। ਅਹੰਕਾਰ ਕੈ ਬਚਨ _ਪੁਮਾਨਤ। 
ਭਾਂਗ ਪੀਏ ਬੁਧਿ ਜਾਤ ਨ ਹਰੀ। ਬਿਨੁ ਪੀਏ ਤਵ ਬੁਧਿ ਕਹ ਪਰੀ। ੩੭। 


ਤੁਮ ਆਪਨ _ਸ੍ਯਾਨੇ _ਕਹਲਾਵਤ। _ਕਬ ਹੀ _ਭੂਲਿ ਨ ਭਾਂਗ _ਚੜਾਵਤ। 
ਜਬ ਪੁਨ ਜਾਹੁ ਕਾਜ ਭਿਛਾ ਕੇ। ਕਰਹੋ_ਖ੍ਹਾਰ ਰਹਤ ਗ੍ਰਿਹ ਜਾ _ਕੇ। ੩੮। 


ਜਿਹ ਧਨ ਕੋ ਤੁਮ ਤ੍ਯਾਗ _ਦਿਖਾਵਤ। _ਦਰ _ਦਰ ਤਿਹ ਮਾਂਗਨ ਕਸ _ਜਾਵਤ। 
ਮਹਾ ਮੂੜ ਰਾਜਨ ਕੇ _ਪਾਸਨ। ਲੇਤ ਫਿਰਤ ਹੋ ਮਿਸੂ ਜੂ _ਕਨ ਕਨ। ੩੯। 


ਤੁਮ ਜਗ ਮਹਿ ਤ੍ਯਾਗੀ _ਕਹਲਾਵਤ। _ਸਭ _ਲੋਕਨ ਕਹ _ਤ੍ਯਾਗ _ਦ੍ਰਿੜਾਵਤ। 
ਜਾ ਕਹ ਮਨ ਬਚ ਕ੍ਰਮ ਤਜਿ ਦੀਜੈ। ਤਾ ਕਹ ਹਾਥ ਉਠਾਇ ਕਸ ਲੀਜੈ। 80। 


ਕਾਹੂ ਧਨ _ਤ੍ਯਾਗ ਦ੍ਰਿੜਾਵਹਿ। ਕਾਹੂ ਕੋ ਕੋਊ ਗਹਿ ਲਾਵਹਿ। 
ਮਨ ਮਹਿ ਦਰਬ _ਠਗਨ _ਕੀ _ਆਸਾ। ਦ੍ਰਾਰ ਦ੍ਰਾਰ ਡੋਲਤ ਇਹ _ਪ੍ਯਾਸਾ। _੪੧। 


੭%#ਤੜਾਲ 
ਬੇਦ _ਬ੍ਯਾਕਰਨ ਸਾਸਤ _ਸਿੰਮ੍ਰਿਤ ਇਮ _ਉਚਰੈ। 
ਜਿਨਿ ਕਿਸਹੂ ਤੇ ਏਕ ਟਕਾ ਮੋ ਕੌ ਝਰੈ। 
ਜੇ ਤਿਨ ਕੋ ਕਛੁ ਦੇਤ ਉਸਤਤਿ ਤਾ ਕੀ ਕਰੈ। 
ਹੋਂ ਜੋ ਧਨ ਦੇਤ ਨ ਤਿਨੈ ਨਿੰਦ ਤਾ ਕੀ ਰਰੈ। ੪੨। 


ਦੰਹਰਾ 
ਨਿੰਦਿਆ ਅਰੁ ਉਸਤਤਿ ਦੋਊ ਜੀਵਤ ਹੀ ਜਗ _ਮਾਹਿ। 
ਜਬ ਮਾਟੀ ਮਾਟੀ ਮਿਲੀ ਨਿੰਦੁਸਤਤਿ ਕਛੂ _ਨਾਹਿ। ੪੩। 


ਚਰਿਤ੍ਰ ਪਾਖਿਆਨ ੨੩੩ 


ਦੰਹਰਾ 
ਬਣ ਜਾਂਦੇ ਅਤੇ ਕੋਈ ਵੀ ਮੰਗਦਾ ਨ _ਫਿਰਦਾ।੩੫। 
ਲਾਹਮਣ ਨੰ _/ਕਹਾ-- 
ਚੱਪਲਾਂ 

ਇਹ ਬੋਲ ਸੁਣ ਕੇ ਬ੍ਰਾਹਮਣ ਰੋਹ ਨਾਲ ਭਰ ਗਿਆ ਅਤੇ ਉਸ ਨੂੰ 'ਧਿਕਾਰ, ਧਿਕਾਰ” 
ਦੇ ਬਚਨ ਕਹਿਣ ਲਗਾ। _ਤ? ਮੇਰੀਆਂ ਗੱਲਾਂ ਨੂੰ ਕੀ ਸਮਝੇਂਗੀ ਜੋ _ਭੰਗ ਖਾ ਕੇ ਬੋਲ ਉਚਾਰ 
ਰਹੀ _ਹੈੱ।੩੬। 
ਰਾਜ _ਕੁਸਾਗਾ ਨੰ _,ਨਹਾ-- 

ਹੇ ਬ੍ਰਾਹਮਣ! ਸੁਣੋ, ਤੁਸੀਂ ਗੌਲ ਨੂੰ ਨਹੀਂ ਸਮਝਦੇ ਅਤੇ ਹੰਕਾਰ ਭਰੇ ਬੋਲ ਬੋਲਦੇ ਹੋ। 
ਭੰਗ _ਪੀਣ ਨਾਲ ਬੁੱਧੀ ਹਰੀ ਨਹੀਂ _ਜਾਂਦੀ। _ਬਿਨਾ ਪੀਤਿਆਂ ਤੁਹਾਨੂੰ ਕਿਹੜੀ ਬੁੱਧੀ ਪ੍ਰਾਪਤ ਹੋ 
ਗਈ _ਹੈ।੩੭। 

ਤੁਸੀਂ ਆਪਣੇ ਆਪ ਨੂੰ ਸਿਆਣਾ ਅਖਵਾਉਂਦੇ ਹੋ ਅਤੇ ਕਦੇ ਭੁਲ ਕੇ ਵੀ ਭੰਗ ਨਹੀਂ 
ਚੜ੍ਹਾਉਂਦੇ। ਫਿਰ ਜਦ (ਤੁਸੀਂ) ਭਿਖਿਆ ਲਈ ਜਾਓਗੇ ਤਾਂ ਜਿਸ ਦੇ ਘਰ ਵੀ ਰਹੋਗੇ, (ਉਸ 
ਨੂੰ) ਖੁਆਰ _ਕਰੋਗੇ।੩੮। 


ਜਿਸ ਧਨ ਨੂੰ ਤੁਸੀਂ ਤਿਆਗ ਕੇ ਵਿਖਾਉਂਦੇ ਹੋ, (ਫਿਰ) ਉਸ ਨੂੰ ਮੰਗਣ ਲਈ ਦੁਆਰ 


ਦੁਆਰ ਉਤੇ ਕਿਉਂ ਜਾਂਦੇ ਹੋ। ਹੇ _ਮਿਸ਼ਰ ਜੀ! (ਤੁਸੀਂ) ਮਹਾ ਮੂਰਖ ਰਾਜਿਆਂ ਪਾਸੋਂ ਕਣ ਕਣ 
ਲੈਣ ਲਈ ਘੁੰਮਦੇ ਫਿਰਦੇ ਹੋ।੩੯। 


ਤੁਸੀਂ ਜਗਤ _ਵਿਚ _ਤਿਆਗੀ ਅਖਵਾਉਂਦੇ ਹੋ ਅਤੇ ਸਾਰਿਆਂ ਲੋਕਾਂ ਨੂੰ ਤਿਆਗ 
(ਕਰਨ ਦੀ ਗੱਲ) ਦ੍ਰਿੜ੍ਹ ਕਰਾਉਂਦੇ ਹੋ। _ਜਿਸ ਨੂੰ (ਤੁਸੀਂ) ਮਨ, ਬਚ _ਅਤੇ ਕਰਮ _ਕਰ ਕੇ 
ਛਡ ਦਿੱਤਾ ਹੈ, (ਫਿਰ) ਉਸ ਨੂੰ ਹੱਥ ਉਠਾ ਕੇ ਕਿਉਂ ਗ੍ਰਹਿਣ ਕਰਦੇ ਹੋ।੪0। 

ਕਿਸੇ ਨੂੰ ਧਨ ਤਿਆਗਣ ਲਈ _ਪਕਿਆਈ ਕਰਦੇ ਹੋ ਅਤੇ ਕਿਸੇ ਨੂੰ ਕੋਈ ਗ੍ਰਹਿ 


ਲਗਾ ਦਿੰਦੇ ਹੋ। (ਤੁਹਾਡੇ) ਮਨ ਵਿਚ ਧਨ ਠਗਣ ਦੀ ਲਾਲਸਾ ਹੈ ਅਤੇ ਇਸੇ ਪਿਆਸ (ਨੂੰ 
ਤ੍ਰਿਪਤਾਉਣ ਲਈ) ਘਰ ਘਰ _ਡੋਲਦੇ ਫਿਰਦੇ ਹੋ।੪੧। 


੭%/ਤਲ 


ਵੇਦ, ਵਿਆਕਰਣ, ਸ਼ਾਸਤੂ _ਅਤੇ _ਸਮ੍ਿਤੀਆਂ ਇਸ ਤਰ੍ਹਾਂ ਉਚਾਰਦੇ ਹੋ ਤਾਂ ਜੋ ਕਿਸੇ ਤੋਂ 
ਮੈਨੂੰ ਇਕ ਟਕਾ ਝੜ ਪਏ। ਜੋ ਉਨ੍ਹਾਂ ਨੂੰ (ਭਾਵ) ਤੁਹਾਨੂੰ) ਕੁਝ ਦਿੰਦਾ ਹੈ, ਉਸ ਦੀ ਉਸਤਤ 
ਕਰਦੇ ਹੋ ਅਤੇ ਜੋ ਉਨ੍ਹਾਂ `ਨੂੰ ਧਨ ਨਹੀਂ ਦਿੰਦਾ, ਉਸ ਦੀ ਨਿੰਦਿਆ ਕਰਦੇ ਹੋ।੪੨। 


। ਤਉ 


ਤਕ ਹੀ ਹਨ। ਜਦ ਮਿੱਟੀ ਨਾਲ 
ਮਿੱਟੀ ਮਿਲ ਗਈ, ਤਾਂ ਨਿੰਦਿਆ ਜਾਂ ਉਸਤਤ ਕੁਝ ਵੀ ਨਹੀਂ (ਰਹਿ ਜਾਂਦੀ)।੪੩। 


੨ ੩੪ 


ਸੀ _ਦਸਮ-ਗੁੁੰਥ ਸਾਹਿਬ 


੭%/ਤਲ 


ਦੇਨਹਾਰ _ਦਾਇਕਹਿ ਮੁਕਤਿ ਨਹਿ _ਕਰਿ _ਦਿਯੋ 
ਅਨਦਾਇਕ ਤਿਹ ਪੁਤ੍ਰ ਨ ਪਿਤ ਕੋ ਬਧ ਕਿਯੋ। 
ਜਾ ਤੇ ਧਨ ਕਰ ਪਰੈ ਸੁ ਜਸ ਤਾ ਕੋ ਕਰੈ 

ਹੋ ਜਾ ਤੇ ਕਛੂ ਨ ਲਹੈ ਨਿੰਦ ਤਿਹ ਉਚਰੈ। ੪੪। 


ਦੁਹੂੰਅਨ ਸਮ ਜੋਊ ਕਰਿ ਜਾਨੈ। ਨਿੰਦ੍ਯਾ ਉਸਤਤਿ _ਸਮ _ਕਰਿ ਮਾਨੈ। 
ਹਮ ਤਾਹੀ ਕਹ ਬ੍ਰਹਮ _ਪਛਾਨਹਿ। ਵਾਹੀ ਕਹਿ _ਦਿਜ ਕੈ _ਅਨੁਮਾਨਹਿ। ੪੫। 


ਚੱਪਲਾਂ 


੭%/ਤਲ 


ਏ ਦਿਜ ਜਾ ਤੇ ਜਤਨ ਪਾਇ ਧਨ ਲੇਵਹੀ। 

ਤਾ ਨਰ ਕਹ ਬਹੁਤ _ਭਾਤਿ ਬਡਾਈ ਦੇਵਹੀ। 
ਮਿਥਯਾ ਉਪਮਾ _ਬਕਿ _ਕਰਿ ਤਹਿ ਪੁਸੰਨ ਕਰੈ। 
ਹੋ ਘੋਰ ਨਰਕ ਕੇ ਬੀਚ ਅੰਤ ਦੋਊ ਪਰੈ। ੪੬। 


ਧਨ ਕੇ ਕਾਜ ਕਰਤ ਸਭ _ਕਾਜਾ। ਊਚ _ਨੀਚ _ਰਾਨਾ ਅਰੁ _ਰਾਜਾ। 
ਖ੍ਯਾਲ ਕਾਲ ਕੋ _ਕਿਨੂੰ ਨ ਪਾਯੋ। ਜਿਨ ਇਹ _ਚੌਦਹ ਲੋਕ _ਬਨਾਯੋ। _੪੭। 


ਇਹੀ ਦਰਬ ਕੇ ਲੋਭ _ਬੇਦ ਬ੍ਯਾਕਰਨ ਪੜਤ _ਨਰ 


ਇਹੀ 
ਇਹੀ 


ਹੋ ਪਰੇ ਦੂਰਿ ਕਹ ਜਾਇ ਬਹੁਰਿ ਨਿਜੁ ਦੇਸਨ ਆਏ। ੪੮। 


ਏਹੀ 
ਏਹੀ 


ਚੱਪਲਾਂ 


੭%/ਤੜਲ 


ਦਰਬ ਕੇ ਲੋਭ ਮੰਤੁ _ਜੰਤ੍ਰਨ ਉਪਦਿਸ ਕਰ 
ਦਰਬ ਕੇ ਲੋਭ _ਦੇਸ ਪਰਦੇਸ _ਸਿਧਾਏ। 


ਕਾ/ਭਾਤ 
ਧਨ ਲੋਭ `ਤੇ _ਪੜਤ _ਬ੍ਯਾਕਰਨ ਸਭੈ 
ਧਨ ਲੋਭ ਤੇ ਪੁਰਾਨ ਹਾਥ ਧਰੇ ਹੈ'। 


ਧਨ ਹੀ ਕੇ ਲੋਭ ਦੇਸ ਛਾਡਿ ਪਰਦੇਸ ਬਸੇ 


ਤਾਤ 
ਊਚੇ 
ਤਿਨ 


ਧਨ 
ਕਾਸੀ 


ਅਰੁ ਮਾਤ ਕੇ ਦਰਸਹੂ ਨ ਕਰੇ ਹੈ'। 

ਦੂਮ ਸਾਲ ਤਹਾ ਲਾਂਬੇ ਬਟ ਤਾਲ ਜਹਾ। 

ਮੈ ਸਿਧਾਤ ਹੈ ਨ ਜੀ ਮੈ ਨੈਕ ਡਰੇ ਹੈ'। 

ਕੈ ਨੁਰਾਗੀ ਹੈਂ ਕਹਾਵਤ ਤਿਆਗੀ ਆਪੁ 
ਬੀਚ ਜਏ ਤੇ ਕਮਾਊ ਜਾਇ ਮਰੇ ਹੈਂ। ੪੯। 


ਚਰਿਤ੍ਰ ਪਾਖਿਆਨ ੨੩੫ 


੭%/ਤਲ 

ਮੁਕਤੀ ਪੁਦਾਨ ਕਰਨ ਵਾਲੇ ਪਰਮਾਤਮਾ ਨੇ (ਮੁਕਤੀ) ਕਿਸ ਹੋਰ ਦੇ ਹੱਥ ਨਹੀਂ ਦਿੱਤੀ 
ਹੋਈ। ਨ ਦੇਣ ਵਾਲਾ ਪਿਤਾ ਪੁੰਤਰ ਦਾ ਬਧ ਨ ਕਰ ਦਿੰਦਾ। ਜਿਸ ਤੋਂ (ਤੁਹਾਡੇ) ਹੱਥ ਧਨ 
ਲਗਦਾ ਹੈ, (ਤੁਸੀਂ) ਉਸ ਦਾ ਜਸ ਕਰਦੇ ਹੋ। ਜਿਸ ਤੋਂ ਕੁਝ ਨਹੀਂ ਲੈਂਦੇ, ਉਸ ਦੀ ਨਿੰਦਿਆ 
ਕਰਦੇ ਹੋ।੪੪। 
ਚੱਪਲਾਂ 


ਉਸਤਤ ਅਤੇ ਨਿੰਦਿਆ ਦੋਹਾਂ 
ਨੂੰ ਬੁਹਮ ਸਮਝਦੇ ਹਾਂ ਅਤੇ ਉਸੇ 


ਜੋ ਇਕ ਸਮਾਨ ਸਮਝ ਕੇ ਮੰਨਦਾ ਹੈ, ਅਸੀਂ ਉਸੇ 
ਸੱਚੇ ਬ੍ਰਾਹਮਣ ਵਜੋਂ ਅਨੁਮਾਨ ਕਰਦੇ _ਹਾਂ।੪੫। 


॥2੧੨ ੭੧੨ 


੭%/=ਲ 


ਇਹ ਬ੍ਰਾਹਮਣ ਜਿਸ ਤੋਂ ਯਤਨ ਕਰ ਕੇ ਧਨ ਪ੍ਰਾਪਤ ਕਰ ਲੈਂਦੇ ਹਨ, ਉਸ ਵਿਅਕਤੀ 
ਨੂੰ ਬਹੁਤ ਢੰਗਾਂ ਨਾਲ ਵਡਿਆਈ ਦਿੰਦੇ ਹਨ। ਝੂਠੀ ਉਪਮਾ ਕਰ ਕੇ ਉੱਸ ਨੂੰ ਪ੍ਰਸੰਨ ਕਰਦੇ 
ਹਨ। _ਪਰ ਅੰਤ ਵਿਚ ਦੋਵੇਂ ਘੋਰ ਨਰਕ _ਵਿਚ ਪੈਂਦੇ ਹਨ।8੬। 


ਚੱਪਲਾਂ 

ਧਨ (ਦੀ ਪ੍ਰਾਪਤੀ) ਲਈ ਸਭ ਉੱਚੇ ਨੀਵੇਂ, ਰਾਣਾ ਅਤੇ ਰਾਜਾ ਕੰਮ ਕਰਦੇ ਹਨ। ਕਿਸੇ 
ਨੇ ਵੀ ਕਾਲ (ਪ੍ਰਭੂ) ਦਾ ਧਿਆਨ ਨਹੀਂ ਕੀਤਾ, ਜਿਸ ਨੇ ਇਨ੍ਹਾਂ _ਚੌਦਾਂ ਲੋਕਾਂ ਦੀ ਸਿਰਜਨਾ 
ਕੀਤੀ ਹੈ।੪੭। 
੭%/ਤਲ 


ਇਸੇ ਧਨ ਦੇ ਲੋਭ ਕਰ ਕੇ ਲੋਕੀਂ ਵੇਦ ਅਤੇ ਵਿਆਕਰਨ ਪੜ੍ਹਦੇ ਹਨ। ਇਸੇ ਧਨ ਦੇ 
ਲੋਭ _ਕਰ ਕੇ ਮੌਤ ਅਤੇ ਜੰਤੂ _ਉਪਦੇਸੇ ਜਾਂਦੇ ਹਨ। ਇਸੇ ਧਨ ਦੇ ਲਾਲਚ _ਕਰ ਕੇ ਦੇਸ 
ਪਰਦੇਸ ਵਿਚ ਜਾਂਦੇ ਹਨ ਅਤੇ ਦੂਰ ਦੂਰ ਤਕ ਜਾ ਕੇ ਫਿਰ ਦੇਸ ਪਰਤ ਆਉਂਦੇ ਹਨ।੪੮। 


ਕਾ/ਭੱਤਾ 


ਇਸੇ ਧਨ ਦੇ ਲੋਭ ਕਰ ਕੇ ਸਾਰੇ ਵਿਆਕਰਣ ਪੜ੍ਹਦੇ ਹਨ ਅਤੇ ਇਸੇ ਧਨ ਦੇ 
ਲਾਲਚ _ਕਰ ਕੇ ਪੁਰਾਣਾਂ ਨੂੰ ਹੌਥ ਵਿਚ ਲੈਂਦੇ ਹਨ। ਧਨ ਦੇ ਲਾਲਚ ਕਰ ਕੇ ਦੇਸ਼ ਛਡ ਕੇ 
ਪਰਦੇਸ ਵਸਦੇ ਹਨ ਅਤੇ _ਮਾਤਾ ਪਿਤਾ ਦੇ _ਦਰਸ਼ਨ ਤਕ ਨਹੀਂ _ਕਰਦੇ। ਜਿਥੇ ਉੱਚੇ _ਉੱਚੇ 
ਸਾਲ ਅਤੇ ਲੰਬੇ _ਲੈਬੇ ਬੋਹੜ ਅਤੇ ਤਾੜ ਦੇ ਬ੍ਰਿਛ ਹਨ, ਉਨ੍ਹਾਂ ਵਿਚ ਜਾਂਦੇ ਹਨ ਅਤੇ ਹਿਰਦੇ 
ਵਿਚ ਬਿਲਕੁਲ ਨਹੀਂ _ਡਰਦੇ। (ਸਭ) ਧਨ ਨੂੰ ਪਿਆਰ ਕਰਦੇ ਹਨ, ਪਰ ਆਪਣੇ ਆਪ ਨੂੰ 


ਅਖਵਾਉਂਦੇ ਤਿਆਗੀ _ਹਨ। _(ਉਹ) ਕਾਸ਼ੀ ਵਿਚ ਜੰਮਦੇ ਹਨ ਅਤੇ ਕਮਾਊ ਵਿਚ ਜਾ ਮਰਦੇ 
ਹਨ।8੯। 


੨੩੬ 


ਸੀ_ਦਸਮ-ਗੁੁੰਥ ਸਾਹਿਬ 


/ਠੈਲ਼ੈ ਛੰਦ 
ਲਾਲਚ _ਏਕ ਲਗੈ ਧਨ ਕੇ ਸਿਰ ਮਧਿ ਜਟਾਨ ਕੇ ਜੂਟ ਸਵਾਰੈ। 
ਕਾਠ ਕੀ ਕਠਿਨ ਕੌ ਧਰਿ ਕੈ ਇਕ ਕਾਨਨ ਮੈ ਬਿਨੁ ਕਾਨਿ ਪਧਾਰੈ। 
ਮੋਚਨ ਕੌ ਗਹਿ ਕੈ ਇਕ ਹਾਥਨ ਸੀਸ ਹੂ ਕੇ ਸਭ ਕੇਸ ਉਪਾਰੈ। 
ਡਿੰਭੁ ਕਰੈ ਜਗ ਡੰਡਨ ਕੌ ਇਹ ਲੋਕ ਗਯੋ ਪਰਲੋਕ _ਬਿਗਾਰੈ। ੫0। 


ਮਾਟੀ ਕੇ ਲਿੰਗ ਬਨਾਇ ਕੈ ਪੂਜਤ ਤਾ ਮੈ ਕਹੋ ਇਨ ਕਾ ਸਿਧਿ ਪਾਈ। 
ਜੋ _ਨਿਰਜੋਤਿ ਭਯੋ ਜਗ ਜਾਨਤ ਤਾਹਿ ਕੇ ਆਗੇ ਲੈ ਜੋਤਿ ਜਗਾਈ। 
ਪਾਇ ਪਰੇ _ਪਰਮੇਸੂਰ ਜਾਨਿ _ਅਜਾਨ ਬਡੈ ਕਰਿ ਕੈ ਹਠਤਾਈ। 

ਚੇਤ ਅਚੇਤ ਸੁਚੇਤਨ ਕੋ ਚਿਤ ਕੀ ਤਜਿ ਕੈ ਚਟ ਦੈ ਦੁਚਿਤਾਈ। ੫੧। 


ਕਾਸੀ ਕੇ ਬੀਚ ਪੜੈ ਬਹੁ ਕਾਲ ਬੁਟੰਤ ਮੈ ਅੰਤ ਮਰੈ ਪੁਨਿ ਜਾਈ। 
ਤਾਤ ਰਹਾ ਅਰੁ _ਮਾਤ ਕਹੂੰ _ਬਨਿਤਾ ਸੁਤ ਪੁਤ੍ਰ _ਕਲਤ੍ਰਨ _ਭਾਈ। 
ਦੇਸ ਬਿਦੇਸ ਫਿਰੈ ਤਜਿ ਕੈ ਘਰ ਥੋਰੀ ਸੀ ਸੀਖਿ ਕੈ ਚਾਤੁਰਤਾਈ। 
ਲੋਭ ਕੀ ਲੀਕ ਨ ਲਾਂਘੀ ਕਿਸੂ ਨਰ _ਲੋਭ ਰਹਾ ਸਭ _ਲੋਗ _ਲੁਭਾਈ। ੫੨। 


ਕਾ/ਭਾਤੁ 
ੁੰਡਿ ਮਾਂਡਿ ਏਕਨ ਸੌ ਲੇਹਿ ਡਾਂਡ 


ਕੌ ਤੰਤ੍ਰਨ ਪ੍ਰਬੋਧ੍ਯੋ ਈ ਕਰਤ ਹੈ'। 

ਕੇ ਬਿਦ੍ਯਾ ਕੋ __ਬਿਵਾਦਨ _ਬਤਾਵੈ _ਡਿੰਭ 

ਕੋ _ਦਿਖਾਇ ਜ੍ਯੋ_ਕ੍ਯੋ ਮਾਤ੍ਹਾ ਕੌ _ਹਰਤ ਹੈ। 
ਕੌ ਨ ਮਾਨੈ ਮਹਾ ਕਾਲੈ ਨ _ਮਨਾਵੈ 

ਮਾਟੀ ਕੌ _ਮਾਨਤ ਤਾ ਤੇ ਮਾਂਗਤ ਮਰਤ ਹੈ। ੫੩। 


'ਧ ਤੂਂ ੩ ਪੇ ਤਬ ਤੈਂ ਭਰ 


ਮਾਵੰਯਾ 
ਚੇਤ ਅਚੇਤੁ ਕੀਏ ਜਿਨ ਚੇਤਨ ਤਾਹਿ ਅਚੇਤ ਨ ਕੋ ਠਹਰਾਵੈ। 
ਤਾਹਿ ਕਹੈ ਪਰਮੇਸੂਰ ਕੈ ਮਨ ਮਾਹਿ ਕਹੇ ਘਟਿ ਮੋਲ ਬਿਕਾਵੈ। 
ਜਾਨਤ ਹੈ ਨ ਅਜਾਨ ਬਡੈ ਸੁ ਇਤੇ ਪਰ ਪੰਡਿਤ ਆਪੁ ਕਹਾਵੈ। 
ਲਾਜ ਕੇ ਮਾਰੇ ਮਰੈ ਨ ਮਹਾ ਲਟ ਐਠਹਿ _ਐਠ _ਅਮੈਠਿ _ਗਵਾਵੈ। ੫੪। 


/ਲੈਲ਼ੈ _ਛੱਦ 
ਗਤਮਾਨ _ਕਹਾਵਤ _ਗਾਤ _ਸਭੈ _ਕਛੂ _ਜਾਨੈ ਨ ਬਾਤ _ਗਤਾਗਤ _ਹੈ। 
ਦੁਤਿਮਾਨ _ਘਨੇ ਬਲਵਾਨ ਬਡੇ _ਹਮ _ਜਾਨਤ ਜੋਗ ਮਧੇ ਜਤ ਹੈ। 


ਪਾਹਨ ਕੈ ਕਹੈ ਬੀਚ ਸਹੀ ਸਿਵ ਜਾਨੈ ਨ ਮੂੜ ਮਹਾ ਮਤ ਹੈ। 
ਤੁਮਹੂੰ ਨ ਬਿਚਾਰਿ ਸੁ ਜਾਨ ਕਹੋ ਇਨ ਮੈ ਕਹਾ ਪਾਰਬਤੀ ਪਤਿ _ਹੈ। ੫੫। 


ਚਰਿਤ੍ਰ ਪਾਖਿਆਨ ੨੩੭ 


/ਕੈਨੈ ਛੰਦ 

ਧਨ ਦੇ ਲਾਲਚ _ਵਿਚ ਲਗੇ ਹੋਏ ਕਈ ਸਿਰ ਉਤੇ _ਜਟਾਵਾਂ ਦੇ ਜੂੜੇ _ਸੰਵਾਰਦੇ _ਹਨ। 
ਲਕੜੀ ਦੀ ਮਾਲਾ (ਕੋਠੀ) ਧਾਰਨ ਕਰ ਕੇ ਕਈ ਜੰਗਲਾਂ ਵਿਚ ਬਿਨਾ ਗੈਰਤ ਦੇ ਚਲੇ ਜਾਂਦੇ 
ਹਨ। ਕਈ ਹੱਥ ਵਿਚ ਮੋਚਨਾ ਪਕੜ ਕੇ ਸਿਰ ਦੇ ਸਾਰੇ ਵਾਲ ਪੁਟ ਸੁਟਦੇ ਹਨ। ਜਗਤ ਨੂੰ 
ਦੰਡ ਦੇਣ ਲਈ ਪਾਖੰਡ ਕਰਦੇ ਹਨ। (ਉਨ੍ਹਾਂ ਦਾ) ਇਹ ਲੋਕ ਤਾਂ ਚਲਾ ਗਿਆ ਹੈ, ਪਰਲੋਕ 
ਵੀ ਨਸ਼ਟ ਕਰ ਲੈਂਦੇ _ਹਨ।੫0। 

ਮਿੱਟੀ ਦੇ ਲਿੰਗ ਬਣਾ ਕੇ ਪੂਜਦੇ ਹਨ। ਦਸੋ, ਉਨ੍ਹਾਂ ਵਿਚ ਇਨ੍ਹਾਂ ਨੇ ਕੀ ਸਿੱਧੀ ਪ੍ਰਾਪਤ 
ਕੀਤੀ _ਹੈ। ਜਗਤ ਜਾਣਦਾ ਹੈ ਕਿ ਜੋ (ਮੂਰਤੀਆਂ) ਨਿਰਜੋਤਿ ਹਨ, ਉਨ੍ਹਾਂ ਦੇ _ਅਗੇ ਜੋਤਿ 
ਜਗਾਉਂਦੇ ਹਨ। (ਉਹ ਪੌਥਰ ਨੂੰ) ਪਰਮੇਸਰ ਸਮਝ ਕੇ ਉਸ ਦੇ ਪੈਰੀਂ ਪੈਂਦੇ ਹਨ ਅਤੇ ਹਠ 
ਕਰ _ਕੇ _ਅਜਾਣ ਬਣਦੇ _ਹਨ। ਹੇ _ਮੂਰਖੋ! ਜ਼ਰਾ ਸਮਝੋ, ਸੁਚੇਤ ਹੋਵੋ ਅਤੇ ਤੁਰਤ ਚਿਤ ਦੀ 
ਦੁਬਿਧਾ ਨੂੰ ਛਡ _ਦਿਓ।੫੧। 

ਕਾਸ਼ੀ ਵਿਚ _ਬਹੁਤ ਸਮੇਂ ਤਕ ਪੜ੍ਹਦੇ ਹਨ ਅਤੇ ਫਿਰ ਅੰਤ ਵਿਚ ਭੂਟਾਨ ('ਬੁਟੰਤ') 
ਵਿਚ ਜਾ ਮਰਦੇ ਹਨ। ਪਿਤਾ ਕਿਥੇ ਰਿਹਾ ਹੈ ਅਤੇ ਮਾਤ ਕਿਤੇ ਹੈ, ਇਸਤਰੀ, ਪੁੱਤਰ, ਪੁੱਤਰ 
ਦੀ ਇਸਤਰੀ ਅਤੇ _ਭਰਾ (ਸਭ ਹੋਰਾਂ ਥਾਂਵਾਂ ਤੇ ਹਨ)। ਥੋੜੀ ਜਿਨੀ ਚਾਲਾਕੀ ਸਿਖ ਕੇ, ਘਰ 
ਨੂੰ ਛਡ ਕੇ ਦੇਸ਼ ਵਿਦੇਸ਼ ਫਿਰਦੇ ਹਨ। ਕਿਸੇ ਵਿਅਕਤੀ ਨੇ ਵੀ ਲੋਭ ਦੀ ਲਕੀਰ ਨਹੀਂ ਲੰਘੀ, 
ਲੋਭ ਸਾਰਿਆਂ ਲੋਕਾਂ ਨੂੰ _ਲੁਭਾ ਰਿਹਾ ਹੈ।੫੨। 


ਇਕਨਾਂ ਦੇ ਸਿਰ ਮੁੰਨ ਲੈਂਦੇ ਹਨ (ਭਾਵ ਲੁਟ ਪੁਟ ਲੈਂਦੇ ਹਨ), _ਇਕਨਾਂ ਤੋਂ 
ਲੈਂਦੇ ਹਨ ਅਤੇ ਇਕਨਾਂ ਦੇ ਗਲੇ ਵਿਚ _ਕਾਠ ਦੀ ਮਾਲਾ _ਪਾ_ ਦਿੰਦੇ ਹਨ। ਇਕਨਾਂ ਨੂੰ 


ਹੀ 
ਰੰ 


ਨੰ _ ਵਿਦਿਆ ਦਾ ਵਿਵਾਦ ਦਸਦੇ ਹਨ ਅਤੇ ਜਗਤ ਨੂੰ 


ਜਿਵੇਂ ਕਿਵੇਂ ਧਨ ਨੂੰ ਹਰ ਲੈਂਦੇ `ਹਨ। ਮਾਤਾ (ਦੇਵੀ) ਨੂੰ ਨਹੀਂ ਮੰਨਦੇ ਅਤੇ ਨ ਮਹਾ 


ਮੰਨਦੇ ਹਨ (ਬਸ) ਮੂਰਖ ਮਿੱਟੀ ਦੀ ਪੂਜਾ ਕਰਦੇ ਹਨ ਅਤੇ ਉਸ ਤੋਂ ਮੰਗਦੇ ਮੰਗਦੇ ਮਰੀ 
ਜਾ ਰਹੇ ਹਨ।੫੩। 


ਕੋ ਤੋ 


ਨਵੀਯਾ 
ਜਿਸ ਚੇਤਨ _ਸੌਤਾ ਨੇ ਚੇਤ ਅਤੇ ਅਚੇਤ _(ਜੜ-ਚੇਤਨ) ਨੂੰ ਸਿਰਜਿਆ ਹੈ, ਉਸ ਨੂੰ 


ਮੂਰਖ ਕੁਝ _ਨਹੀਂ_ਪਛਾਣਦਾ। _ਉਸ ਨੂੰ ਮਨ _ਵਿਚ ਪਰਮੇਸ਼ਰ ਕਹਿੰਦੇ ਹਨ ਜੋ ਬਹੁਤ ਘਟ 


ਆਪਣੇ ਆਪ ਨੂੰ ਪੰਡਿਤ ਅਖਵਾਉਂਦੇ ਹਨ। ਸ਼ਰਮ ਦੇ ਮਾਰੇ ਇਹ ਢੀਠ ਮਰਦੇ ਨਹੀਂ ਹਨ 
ਅਤੇ ਅਭਿਮਾਨ ਵਿਚ _ਹੀ ਆਕੜ _ਕੇ (ਜੀਵਨ) ਨਸ਼ਟ _ਕਰ ਲੈਂਦੇ _ਹਨ।੫੪। 
/ਕੋਨੈ ਛੰਦ 

ਸਾਰੇ ਮਨੁੱਖ ਆਪਣੇ ਆਪ ਨੂੰ ਮੁਕਤ ਸਮਝਦੇ ਹਨ, ਪਰ ਉਹ ਆਵਾਗਵਣ 
(“ਗਤਾਗਤ”) ਦੀ ਕੁਝ ਵੀ ਗੱਲ ਨਹੀਂ __ਸਮਝਦੇ। ਅਸੀਂ ਜਾਣਦੇ ਹਾਂ ਕਿ ਬਹੁਤ _ਤੇਜਸਵੀ 
ਅਤੇ ਬਲਵਾਨ ਜੋਗ ਵਿਚ _ਜਕੜੇ ਹੋਏ _ਹਨ। _ਉਹ ਪੌਥਰ ਵਿਚ ਹੀ ਸਹੀ ਸ਼ਿਵ ਨੂੰ ਮੰਨਦੇ 
ਹਨ ਪਰ (ਸਹੀ ਸ਼ਿਵ ਨੂੰ ਉਹ) ਮੂਰਖ ਸਮਝਦੇ ਨਹੀਂ _ਹਨ। ਤੁਸੀਂ ਹੀ 
ਨਹੀਂ ਕਹਿੰਦੇ ਕਿ ਇਨ੍ਹਾਂ _ਪੌਥਰਾਂ ਵਿਚ ਕੀ ਪਾਰਬਤੀ ਦੇ ਪਤੀ ਸ਼ਿਵ 


੨੩੮ 


ਸੀ _ਦਸਮ-ਗੁੁੰਥ ਸਾਹਿਬ 


ਮਾਟੀ ਕੌ ਸੀਸ ਨਿਵਾਵਤ ਹੈ ਜੜ ਯਾ ਤੇ ਕਹੋ ਤੁਹਿ ਕਾ ਸਿਧਿ ਐਹੈ। 
ਜੌਨ ਰਿਝਾਇ ਲਯੋ ਜਗ ਕੌ ਤਵ ਚਾਵਰ ਡਾਰਤ ਰੀਝਿ ਨ ਜੈ ਹੈ। 
ਧੂਪ ਜਗਾਇ ਕੈ ਸੰਖ ਬਜਾਇ ਸੁ ਫੂਲਨ ਕੀ ਬਰਖਾ ਬਰਖੈਹੈ। 
ਅੰਤ ਉਪਾਇ ਕੈ ਹਾਰਿ ਹੈਂ ਰੇ ਪਸੁ ਪਾਹਨ ਮੈ ਪਰਮੇਸੂ ਨ_ਧੈ ਹੈ। ੫੬। 


ਏਕਨ ਜੰਤੂ _ਸਿਖਾਵਤ ਹੈ _ਦਿਜ _ਏਕਨ ਮੌਤ੍ਰ ਪ੍ਰਯੋਗ _ਬਤਾਵੈ। 

ਜੋ ਨ ਭਿਜੈ ਇਨ ਬਾਤਨ ਤੇ ਤਿਹ ਗੀਤਿ ਕਬਿਤ ਸਲੋਕ ਸੁਨਾਵੈ। 
ਦ੍ਯੋਸ _ਹਿਰੈ ਧਨ ਲੋਗਨ ਕੇ ਗ੍ਰਿਹ ਚੋਰੁ ਚਕੈ ਠਗ ਦੇਖਿ ਲਜਾਵੈ। 

ਕਾਨਿ ਕਰੈ ਨਹਿ ਕਾਜੀ ਕੁਟਵਾਰ ਕੀ ਮੂੰਡਿ ਕੈ ਮੂੰਡਿ ਮੁਰੀਦਨ ਖਾਵੈ। _੫੭। 


ਦੰਹਰਾ 
ਪਾਹਨ ਕੀ ਪੂਜਾ ਕਰੇ ਜੋ ਹੈ ਅਧਿਕ ਅਚੇਤ। 
ਭਾਂਗ ਨ ਏਤੇ ਪਰ _ਭਖੈ ਜਾਨਤ ਆਪ ਸੁਚੇਤ। ੫੮। 
ਤੱਟਕਾ ਛੰਟਾ 
ਧਨ ਕੇ ਲਗਿ ਲੋਭ ਗਏ _ਅਨਤੈ। ਤਜਿ ਮਾਤ ਪਿਤਾ ਸੁਤ ਬਾਲ ਕਿਤੈ। 
ਬਸਿ ਕੈ ਬਹੁ ਮਾਸ ਤਹਾ ਹੀ ਮਰੈ। ਫਿਰਿ ਕੈ ਗ੍ਰਿਹਿ ਕੇ ਨਹਿ ਪੰਥ ਪਰੈ। ੫੯। 
ਦੰਹਰਾ 
ਧਨੀ ਲੋਗ ਹੈ ਪੁਹਪ ਸਮ ਗੁਨਿ ਜਨ ਭੌਰ _ਬਿਚਾਰ। 
ਗੂੰਜ ਰਹਤ ਤਿਹ ਪਰ ਸਦਾ ਸਭ _ਧਨ ਧਾਮ _ਬਿਸਾਰ। ੬0। 


ਚੱਖਣਾ 


ਸਭ ਕੋਊ ਅੰਤ ਕਾਲ ਬਸਿ ਭਯਾ। ਧਨ ਕੀ ਆਸ ਨਿਕਰਿ ਤਜਿ ਗਯਾ। 
ਆਸਾ ਕਰਤ ਗਯਾ _ਸੰਸਾਰਾ। __ਇਹ ਆਸਾ ਕੋ ਵਾਰ ਨ_ਪਾਰਾ। ੬੧। 


ਏਕ ਨਿਰਾਸ _ਵਹੈ _ਕਰਤਾਰਾ। ਜਿਨ ਕੀਨਾ ਇਹ ਸਕਲ _ਪਸਾਰਾ। 
ਆਸਾ ਰਹਿਤ ਔਰ _ਕੋਊ ਨਾਹੀ। ਜਾਨੁ _ਲੇਹੁ _ਦਿਜਬਰ ਮਨ _ਮਾਹੀ। ੬੨। 


ਲੋਭ ਲਗੇ ਧਨ ਕੇ ਏ ਦਿਜਬਰ। ਮਾਂਗਤ ਫਿਰਤ ਸਭਨ ਕੇ ਘਰ _ਘਰ। 


ਯਾਂ ਜਗ ਮਹਿ ਕਰ ਡਿੰਭ ਦਿਖਾਵਤ। ਤੇ ਠਗਿ ਠਗਿ ਸਭ ਕਹ ਧਨ ਖਾਵਤ। ੬੩। 


ਦੰਹਰਾ 
ਆਸਾਂ ਕੀ ਆਸਾਂ ਲਗੇ ਸਭ _ਹੀ ਗਯਾ __ਜਹਾਨ। 
ਆਸਾਂ ਜਗ _ਜੀਵਤ ਬਚੀ _ਲੀਜੈ _ਸਮਝਿ _ਸੁਜਾਨ। _੬੪। 


ਚਰਿਤ੍ਰ ਪਾਖਿਆਨ ੨੩੯ 


ਮੂਰਖ (ਲੋਕ) ਮਿੱਟੀ ਅਗੇ ਸਿਰ _ਨਿਵਾਉਂਦੇ ਹਨ। _ਭਲਾ ਦਸੋ ਇਸ ਤੋਂ ਤੁਸੀਂ ਕੀ 
ਸਿੱਧੀ ਹਾਸਲ _ਕਰੋਗੇ। _ਜਿਸ _(ਪਰਮ _ਸੌਤਾ) ਨੇ ਸਾਰੇ ਸੰਸਾਰ ਨੂੰ ਪ੍ਰਸੰਨ ਕਰ ਰਖਿਆ ਹੈ 
(ਰਿਝਾਇਆ ਹੋਇਆ ਹੈ) (ਉਹ) ਤੁਹਾਡੇ ਚਾਵਲ ਭੇਂਟ ਕਰਨ ਨਾਲ ਪ੍ਰਸੰਨ ਨਹੀਂ ਹੋਂ ਜਾਵੇਗਾ। 
ਧੂਪ ਜਗਾ ਕੇ ਅਤੇ ਸੰਖ ਵਜਾ ਕੇ ਫੁਲਾਂ ਦੀ ਬਰਖਾ ਕਰਦੇ ਹੋ। ਹੇ _ਮੂਰਖੋ! ਅੰਤ ਵਿਚ (ਹਰ 
ਪ੍ਰਕਾਰ ਦੇ) _ਉਪਾ _ਕਰ ਕੇ ਹਾਰ ਜਾਓਗੇ, _ਪਰ _ਪੱਥਰਾਂ _(ਭਾਵ-ਮੂਰਤੀਆਂ) ਵਿਚ ਪਰਮਾਤਮਾ 
ਨੂੰ ਪ੍ਰਾਪਤ ਨਹੀਂ ਕਰ _ਸਕੋਗੇ।੫੬। 
ਕਰਨੀ _ਦਸਦੇ _ਹਨ। ਜੋ ਇਨ੍ਹਾਂ ਗੱਲਾਂ ਨਾਲ ਪ੍ਰਭਾਵਿਤ ਨਹੀਂ ਹੁੰਦਾ, ਉਨ੍ਹਾਂ ਨੂੰ ਗੀਤ, _ਕਬਿਂਤ 
ਅਤੇ ਸ਼ਲੋਕ ਸੁਣਾਉਂਦੇ ਹਨ। (ਇਹ ਬ੍ਰਾਹਮਣ) ਦਿਨ ਦਿਹਾੜੇ ਲੋਕਾਂ ਦੇ ਘਰਾਂ ਤੋਂ ਧਨ ਚੁਰਾ 
ਲੈਂਦੇ ਹਨ। (ਉਨ੍ਹਾਂ _ਪੁਬੀਨਤਾ ਨੂੰ) ਵੇਖ ਕੇ ਚੋਰ ਹੈਰਾਨ ਹੋ _ ਜਾਂਦੇ ਹਨ ਅਤੇ ਠੱਗ ਵੇਖ ਕੇ 
ਸ਼ਰਮਸਾਰ _ ਹੁੰਦੇ ਹਨ। _ਇਹ ਕਾਜ਼ੀ ਅਤੇ _ਕੋਤਵਾਲ ਤਕ _ਦੀ ਪਰਵਾਹ ਨਹੀਂ ਕਰਦੇ ਅਤੇ 
ਮੁਰੀਦਾਂ ਨੂੰ ਲੁਟ ਲੁਟ ਕੇ ਖਾ ਜਾਂਦੇ ਹਨ।੫੭। 
ਦੰਹਰਾ 

ਜੋ ਅਧਿਕ ਮੂਰਖ __ਹਨ, _ਉਹੀ ਪੱਥਰਾਂ ਦੀ ਪੂਜਾ ਕਰਦੇ ਹਨ। ਇਤਨਾ ਹੋਣ ਤੇ ਵੀ 


ਭੰਗ ਨਹੀਂ ਖਾਂਦੇ, ਪਰ ਆਪਣੇ ਆਪ ਨੂੰ _ਸਚੇਤ (ਸਮਝਦਾਰ) ਸਮਝਦੇ _ਹਨ।੫੮। 


ਇਹ ਮਾਤਾ, ਪਿਤਾ, ਪੁੱਤਰ ਅਤੇ ਇਸਤਰੀ ਨੂੰ ਕਿਤੇ ਛਡ ਕੇ ਧਨ ਦੇ 
ਹੋਰ ਥਾਂ ਚਲੇ ਜਾਂਦੇ ਹਨ। (ਉਹ) ਉਥੇ ਬਹੁਤ ਮਹੀਨੇ (ਲੰਬੇ ਸਮੇ ਤਕ) ਰਹਿ 
ਮਰ ਜਾਂਦੇ ਹਨ ਅਤੇ ਫਿਰ ਘਰ ਦੇ ਮਾਰਗ ਉਤੇ ਨਹੀਂ ਪੈਂਦੇ।੫੯। 
ਦੰਹਰਾ 

ਧਨਵਾਨ _ਲੋਕ ਫੁਲਾਂ ਦੇ _ਸਮਾਨ _ਹਨ ਅਤੇ _ਗੁਨੀ ਜਨ (ਭਾਵ ਬ੍ਰਾਹਮਣ) _ਭੌਰਿਆਂ 
ਵਰਗੇ _ਹਨ। _ਉਹ _ਘਰ _ਬਾਹਰ _ਸਭ _ਕੁਝ _ਭੁਲਾ ਕੇ, ਸਦਾ ਉਨ੍ਹਾਂ _(ਧਨਵਾਨਾਂ) ਉਤੇ ਗੂੰਜਦੇ 
ਰਹਿੰਦੇ ਹਨ।੬0। 
ਜੱਪਣਾ 

ਸਭ ਕੋਈ ਅੰਤ ਵਿਚ ਕਾਲ ਦੇ ਵਸ ਵਿਚ ਹੁੰਦੇ ਹਨ ਅਤੇ ਧਨ ਦੀ ਆਸ ਵਿਚ ਹੀ 
(ਸਭ _ਕੁਝ) ਛਡ ਕੇ ਨਿਕਲ ਜਾਂਦੇ _ਹਨ। (ਧਨ _ਦੀ) ਇੱਛਾ ਕਰਦਾ ਹੋਇਆ ਸਾਰਾ ਸੰਸਾਰ 
ਚਲਾ ਗਿਆ ਹੈ, ਪਰ ਇਸ 'ਇੱਛਾ” ਦਾ ਕੋਈ _ਉਰਾਰ ਪਾਰ _ਨਹੀਂ_ ਹੈ।੬੧। 

ਇੱਛਾ ਤੋਂ ਮੁਕਤ ਕੇਵਲ ਇਕ ਕਰਤਾਰ ਹੀ ਹੈ, ਜਿਸ ਨੇ ਇਸ ਸਾਰੀ ਸਿਰਿਸ਼ਟੀ ਦੀ 
ਸਿਰਜਨਾ ਕੀਤੀ ਹੋਈ ਹੈ। ਇੱਛਾ ਤੋਂ ਬਿਨਾ ਹੋਰ ਕੋਈ ਵੀ ਨਹੀਂ_ਹੈ। ਹੇ ਸ੍ਰੇਸ਼ਠ ਬ੍ਰਾਹਮਣ! 
(ਤੁਸੀਂ) ਮਨ ਵਿਚ _ਸਮਝ _ਲਵੋ।੬੨। 

ਇਹ ਸ੍ਰੇਸ਼ਠ ਬ੍ਰਾਹਮਣ ਧਨ ਦੇ ਲੋਭ ਵਿਚ ਫਸੇ ਹੋਏ ਹਨ ਅਤੇ ਸਭ ਦੇ ਘਰ 
ਮੰਗਦੇ ਫਿਰਦੇ _ਹਨ। _ਇਸ ਜਗਤ ਵਿਚ _(ਇਹ) ਪਾਖੰਡ _ਕਰਕੇ _ਵਿਖਾਉਂਦੇ ਹਨ ਅਤੇ 
ਦਾ ਧਨ ਠਗ ਠਗ ਕੇ ਖਾਂਦੇ ਹਨ।੬੩। 
ਦੰਹਰਾ 

ਇੱਛਾ (“ਆਸਾ”) ਦੀ ਇੱਛਾ ਵਿਚ ਲਗਿਆ ਹੋਇਆ ਇਹ ਸਾਰਾ ਸੰਸਾਰ ਚਲਾ ਗਿਆ 
ਹੈ। ਸਾਰੇ ਸਮਝਦਾਰ ਇਹ _ਸਮਝ _ਲੈਣ ਕਿ ਕੇਵਲ “ਆਸਾ” ਹੀ ਸੰਸਾਰ ਵਿਚ ਜੀਉਂਦੀ ਬਚੀ 
ਹੈ।੬੪। 


ਘਰ 
ਸਭ 


ਸੀ _ਦਸਮ-ਗੁੁੰਥ ਸਾਹਿਬ 


ਚੱਪਣ? 
ਆਸਾ _ਕਰਤ ਸਗਲ _ਜਗ _ਜਯਾ। _ਆਸਹਿ__ਉਪਜ੍ਯਾ _ਆਸਹਿ__ਭਯਾ। 
ਆਸਾ ਕਰਤ _ਤਰੁਨ ਬ੍ਰਿਧ ਹੂਆ। ਆਸਾ ਕਰਤ _ਲੋਗ ਸਭ _ਮੂਆ। ੬੫। 


ਆਸਾ ਕਰਤ ਲੋਗ ਸਭ _ਭਏ। ਬਾਲਕ ਹੁਤੋ ਬ੍ਰਿਧ ਹੈ _ਗਏ। 
ਜਿਤਿ ਕਿਤ ਧਨ ਆਸਾ _ਕਰਿ _ਡੋਲਹਿ। ਦੇਸ _ਬਿਦੇਸ _ਧਨਾਸ _ਕਲੋਲਹਿ। _੬੬। 


ਪਾਹਨ ਕਹੁ _ਧਨਾਸ _ਸਿਰ ਨ੍ਯਾਵੈ। _ਚੇਤ _ਅਚੇਤਨ ਕੌ _ਠਹਰਾਵੈ। 
ਕਰਤ ਪ੍ਰਪੰਚ ਪੇਟ ਕੇ _ਕਾਜਾ। ਊਚ _ਨੀਚ _ਰਾਨਾ ਅਰੁ _ਰਾਜਾ। ੬੭। 


ਕਾਹੂ ਕੋ ਸਿਛਾ ਸੁ ਦ੍ਰਿੜਾਵੈ। ਕਾਹੂੰ ਕੌ ਲੈ ਮੂੰਡ ਮੁੰਡਾਵੈ। 
ਕਾਹੂੰ ਪਠੈ ਤੀਰਥਨ ਦੇਹੀ। ਗ੍ਰਿਹ ਕੋ ਦਰਬੁ _ਮਾਂਗ ਸਭ _ਲੇਹੀ। ੬੮। 


ਜਿਹ ਨਰ ਕੋ __ਧਨਵਾਨ _ਤਕਾਵੈ। ਜੋਨਿ ਸਿਲਾ ਮਹਿ ਤਾਹਿ ਫਸਾਵੈ। 
ਬਹੁਰਿ ਡੰਡ ਤਿਹ ਮੂੰਡਿ ਚੁਕਾਹੀ। ਕਾਢਿ ਦੇਤ ਤਾ ਕੇ ਪੁਨਿ ਮਾਹੀ। ੬੯। 


ਇਨ ਲੋਗਨ ਧਨ ਹੀ ਕੀ ਆਸਾ। ਸ੍ਰੀ ਹਰਿ ਜੀ ਕੀ ਨਾਹਿ ਪ੍ਯਾਸਾ। 
ਡਿੰਭਿ ਜਗਤ ਕਹ ਕਰਿ _ਪਰਚਾਵੈ। _ਲਛਿਮੀ ਹਰ ਜ੍ਯੋ _ਤ੍ਯੋ ਲੈ _ਆਵੈ। _੭0। 


/ਦਜ__ਭਾਚ 


ਸੁਨੁ ਪੁਤ੍ਰੀ ਤੈ ਬਾਤ ਨ ਜਾਨੈ। ਸਿਵ ਕਹ ਕਰਿ ਪਾਹਨ ਪਹਿਚਾਨੈ। 
ਬਿਪੂਨ ਕੌ ਸਭ ਹੀ ਸਿਰ ਨ੍ਯਾਵੈ। _ਚਰਨੋਦਕ ਲੈ ਮਾਥ _ਚੜਾਵੈ। _੭੧। 


ਪੂਜਾ ਕਰਤ ਸਗਲ ਜਗ ਇਨ ਕੀ। ਨਿੰਦ੍ਯਾ ਕਰਤ ਮੂੜ ਤੈ ਜਿਨ ਕੀ। 
ਏ ਹੈ ਪਰਮ ਪੁਰਾਤਨ ਦਿਜਬਰ। ਸਦਾ ਸਰਾਹਤ ਜਿਨ ਕਹ ਨ੍ਰਿਪ ਬਰ। _੭੨। 


ਕਆੰਰ ਬਾਜ਼ 
ਸੁਨ ਮੂਰਖ _ਦਿਜ ਤੈ ਨਹਿ ਜਾਨੀ। ਪਰਮ _ਜੋਤਿ ਪਾਹਨ _ਪਹਿਚਾਨੀ। 
ਇਨ ਮਹਿ ਪਰਮ ਪੁਰਖ ਤੈ ਜਾਨਾ। ਤਜਿ ਸ੍ਯਾਨਪ ਹ੍ਹੈ ਗਯੋ _ਅਯਾਨਾ। _੭੩। 


੭%#=ੜਾਲ਼ 
ਲੈਨੌ ਹੋਇ ਸੁ ਲੈ ਦਿਜ ਮੁਹਿ ਨ ਝੁਠਾਇਯੈ। 
ਪਾਹਨ ਮੈ ਪਰਮੇਸਰ _ਨ__ਭਾਖਿ _ਸੁਨਾਇਯੈ। 
ਇਨ ਲੋਗਨ ਪਾਹਨ ਮਹਿ ਸਿਵ ਠਹਰਾਇ ਕੈ। 
ਹੋ _ਮੂੜਨ ਲੀਜਹੁ ਲੂਟ ਹਰਖ _ਉਪਜਾਇ ਕੈ। _੭੪। 


ਚਰਿਤ੍ਰ ਪਾਖਿਆਨ ੨੪੧ 


ਚੱਪਲਾਂ 

ਆਸਾ ਕਰਦਿਆਂ ਹੀ ਸਾਰਾ ਸੰਸਾਰ ਜਨਮਿਆ ਹੈ। ਆਸਾ ਵਿਚ _ਉਪਜਦਾ ਹੋਇਆ 
ਆਸਾ ਰੂਪ ਹੀ ਹੋ ਜਾਂਦਾ ਹੈ। ਆਸਾ ਕਰਦਿਆਂ ਜਵਾਨ ਬੁੱਢਾ ਹੋ ਜਾਂਦਾ ਹੈ। ਆਸਾ ਕਰਦਿਆਂ 
ਸਾਰੇ ਲੋਕ _ਮਰ ਗਏ _ਹਨ।੬੫। 

ਆਸਾ ਕਰਦਿਆਂ ਸਭ ਲੋਕ ਬਾਲਕ ਤੋਂ _ਬਿਰਧ ਹੋ __ਗਏ _ਹਨ। ਆਸ ਕਰ ਕੇ ਜਿਥੇ 
ਕਿਥੇ ਡੋਲਦੇ ਫਿਰ ਰਹੇ ਹਨ ਅਤੇ ਧਨ ਦੀ ਆਸਾ ਵਿਚ ਦੇਸਾਂ-ਵਿਦੇਸ਼ਾਂ ਵਿਚ ਘੁੰਮਦੇ ਫਿਰਦੇ 
ਹਨ।੬੬। 

ਧਨ ਦੀ ਆਸਾ ਵਿਚ ਹੀ ਪੱਥਰ ਨੂੰ ਸਿਰ ਨਿਵਾਉਂਦੇ ਹਨ ਅਤੇ ਅਚੇਤ ਨੂੰ _ਸਚੇਤ 


ਕਹਿੰਦੇ ਹਨ। ਉੱਚੇ ਨੀਵੇਂ, ਰਾਣਾ ਅਤੇ ਰਾਜਾ (ਸਭ) ਪੇਟ ਦੀ ਖਾਤਰ ਪਰਪੰਚ ਕਰਦੇ ਹਨ।੬੭। 
ਕਿਸੇ ਨੂੰ ਸਿਖਿਆ ਦ੍ਰਿੜ੍ਹ _ਕਰਾਉਂਦੇ ਹਨ ਅਤੇ ਕਿਸੇ _ਦਾ _ਸਿਰ ਮੁੰਨਵਾ ਦਿੰਦੇ _ਹਨ। 


ਕਈਆਂ ਨੂੰ ਤੀਰਥਾਂ (ਦੀ ਯਾਤ੍ਹਾ) ਉਤੇ ਭੇਜ ਦਿੰਦੇ ਹਨ ਅਤੇ ਘਰ ਦਾ ਸਾਰਾ _ਧਨ (ਆਪ) 
ਮੰਗ ਲੈਂਦੇ ਹਨ।੬੮। 


ਜਿਸ ਵਿਅਕਤੀ ਨੂੰ (ਇਹ) _ਧਨਵਾਨ _ਵੇਖ ਲੈਂਦੇ ਹਨ, ਉਸ ਨੂੰ ਜੂਨਾਂ ਦੇ _ਚੌਕਰ 


(ਸਿਲਸਿਲੇ) ਵਿਚ ਫਸਾ ਦਿੰਦੇ ਹਨ। ਫਿਰ ਉਸ ਦੇ ਸਿਰ ਉਤੇ ਬਹੁਤ ਦੰਡ ਕਢ ਦਿੰਦੇ ਹਨ 
ਅਤੇ ਫਿਰ ਉਸ ਨੂੰ ਚੁਕਤਾ ਕਰਾ _ਲਦਿ ਹਨ (ਭਾਵ ਵਸੂਲ ਕਰਦੇ ਹਨ)।੬੯। 


ਇਨ੍ਹਾਂ ਲੋਕਾਂ ਨੂੰ ਧਨ ਦੀ ਹੀ ਆਸ ਹੈ। ਸੂਹੀ ਭਗਵਾਨ ਲਈ ਕੋਈ ਪਿਆਸ ਨਹੀਂ _ਹੈ। 
(ਉਹ) ਪਾਖੰਡ _ਕਰ _ਕੇ ਜਗਤ ਨੂੰ _ਪਰਚਾਉਂਦੇ ਹਨ ਅਤੇ ਜਿਵੇਂ ਕਿਵੇਂ ਧਨ ਹਰ ਕੇ ਲੈ 
ਆਉਂਦੇ _ਹਨ।੭0। 
ਲਾਹਮਣ ਨੰ _/ਕਹਾ-- 

ਹੇ ਪੁੱਤਰੀ! ਸੁਣ, ਤੂੰ (ਅਸਲ) ਗੱਲ ਨਹੀਂ ਜਾਣਦੀ ਹੈਂ ਅਤੇ ਸ਼ਿਵ ਨੂੰ ਪਥਰ ਸਮਝਦੀ 
ਹੈਂ। ਬ੍ਰਾਹਮਣਾਂ ਨੂੰ ਤਾਂ ਸਾਰੇ _ਸਿਰ _ਨਿਵਾਉਂਦੇ ਹਨ ਅਤੇ ਉਨ੍ਹਾਂ ਤੋਂ _ਚਰਨੋਦਕ _(ਚਰਨਾਮ੍ਰਿਤ) 
ਲੈ ਕੇ ਮੱਥੇ ਉਤੇ _ਚੜ੍ਹਾਉਂਦੇ _ਹਨ।੭੧। 

ਇਨ੍ਹਾਂ ਦੀ ਸਾਰਾ ਜਗਤ ਪੂਜਾ ਕਰਦਾ ਹੈ ਜਿਨ੍ਹਾਂ ਦੀ ਹੇ ਮੂਰਖ! ਤਤ; ਨਿੰਦਿਆ ਕਰਦੀ 
ਹੈਂ। ਇਹ ਬ੍ਰਾਹਮਣ ਪਰਮ _ਪੁਰਾਤਨ _ਹਨ ਜਿਨ੍ਹਾਂ ਨੂੰ ਸਦਾ ਮਹਾਨ _ਰਾਜੇ _ਸਲਾਹੁੰਦੇ ਰਹਿੰਦੇ 
ਹਨ।੭੨। 
ਰਾਜ _ਕੁਸਾਗਾ ਨੰ _,ਨਹਾ-- 

ਹੇ ਮੂਰਖ ਬ੍ਰਾਹਮਣ! ਸੁਣ, ਤੂੰ ਨਹੀਂ ਜਾਣਦਾ ਅਤੇ ਪੌਥਰ ਨੂੰ ਪਰਮ ਜੋਤਿ ਮੰਨ ਰਿਹਾ 
ਹੈਂ। ਇਨ੍ਹਾਂ _(ਪੌਥਰਾਂ) ਵਿਚ ਤੂੰ ਪਰਮ _ਪੁਰਖ ਨੂੰ ਸਮਝ ਰਖਿਆ ਹੈ। ਸਿਆਣਪ ਛਡ ਕੇ 


ਇਆਣਾ ਹੋ __ਗਿਆ ਹੈਂ।੭੩। 
੭%/ਤੜਲ 


ਹੇ ਬ੍ਰਾਹਮਣ! ਜੋ (ਤੂੰ) ਲੈਣਾ ਹੈ, ਲੈ ਲੈ, ਪਰ ਮੈਨੂੰ ਝੂਠ ਮੂਠ ਨ ਦਸ ਅਤੇ ਮੈਨੂੰ ਪੱਥਰ 
ਵਿਚ ਪਰਮਾਤਮਾ ਕਹਿ ਕੇ ਨ ਸੁਣਾ। ਇਨ੍ਹਾਂ ਮੂਰਖ ਲੋਕਾਂ ਨੂੰ ਪੱਥਰਾਂ ਵਿਚ ਸ਼ਿਵ ਦਸ ਕੇ 
ਪ੍ਰਸੰਨਤਾ ਪੂਰਵਕ ਲੁਟ _ਲੈ।੭੪। 


੨੪੨ ਸੀ _ਦਸਮ-ਗੁੁੰਥ ਸਾਹਿਬ 


ਕਾਹੂ ਕਹ ਪਾਹਨ ਮਹਿ ਬ੍ੂਹਮ _ਬਤਾਤ ਹੈ। 
ਜਲ _ਡੂਬਨ ਹਿਤ _ਕਿਸਹੂੰ ਤੀਰਥ _ਪਠਾਤ ਹੈ। 
ਜ੍ਯੋ _ਤ੍ਯੋ ਧਨ _ਹਰ _ਲੇਤ ਜਤਨ _ਅਨਗਨਿਤ _ਕਰ। 
ਹੋ ਟਕਾ ਗਾਠਿ ਮਹਿ ਲਏ ਨ ਦੇਹੀ ਜਾਨ ਘਰ। ੭੫। 


ਧਨੀ ਪੁਰਖ ਕਹ _ਲਖਿ _ਦਿਜ ਦੋਖ _ਲਗਾਵਹੀ। 
ਹੋਮ ਜਗ੍ਯ _ਤਾ ਤੇ ਬਹੁ _ਭਾਤ ਕਰਾਵਹੀ। 

ਧਨਿਯਹਿ ਕਰਿ _ਨਿਰਧਨੀ ਜਾਤ ਧਨ ਖਾਇ ਕੈ। 

ਹੋ ਬਹੁਰਿ ਨ ਤਾ ਕੌ ਬਦਨ ਦਿਖਾਵਤ ਆਇ ਕੈ। ੭੬। 


ਚੱਖਣਾੰ 
ਕਾਹੂ ਲੌ _ਤੀਰਥਨ _ਸਿਧਾਵੈ। _ਕਾਹੂ _ਅਫਲ ਪ੍ਰਯੋਗ _ਬਤਾਵੈ। 
ਕਾਕਨ _ਜ੍ਯੋ_ਮੰਡਰਾਤ _ਧਨੂਪਰ। _ਜ੍ਯੋ _ਕਿਲਕਾ _ਮਛਰੀਯੈ _ਦੂਪਰ। _੭੭। 
ਜ੍ਯੋ ਦੈ ਸਾਨ ਏਕ _ਹਡਿਯਾ _ਪਰ। _ਕੂਸਤ ਮਨੋ _ਬਾਦਿ _ਬਿਦ੍ਰਯਾਧਰ। 
ਬਾਹਰ ਕਰਤ ਬੇਦ ਕੀ ਚਰਚਾ। ਤਨ ਅਰੁ ਮਨ ਧਨ ਹੀ ਕੀ ਅਰਚਾ। ੭੮। 


ਦੰਹਰਾ 
ਧਨ ਕੀ ਆਸਾ ਮਨ ਰਹੇ ਬਾਹਰ ਪੂਜਤ ਦੇਵ। 
ਨ ਹਰਿ ਮਿਲਾ ਨ ਧਨ ਕਭਯੋ ਬ੍ਰਿਥਾ ਭਈ ਸਭ ਸੇਵ। ੭੯। 


੭%/ਤਲ 


ਤੈ ਮੂਜੀ ਪੀ ਭਾਂਗ ਕਹੋ ਕਾ ਕਾਜ ਸਵਚਿ_ਹੈ। 
ਕੈ ਮ੍ਰਿਤਕ ਸਮਾਨ ਜਾਇ ਔਧੇ ਮੁਖ ਪਰਿ ਹੈ। ੮੧। 
ਭਾਜੰਨਾ ਛੰਦ 
ਸੁਨੋ ਮਿਸੂ ਸਿਛਾ ਇਨੀ ਕੋ ਸੁ ਦੀਜੈ। ਮਹਾ ਝੂਠ ਤੇ ਰਾਖਿ ਕੈ ਮੋਹਿ ਲੀਜੈ। 
ਇਤੋ ਝੂਠ ਕੈ ਔਰ ਨੀਕੋ_ਦ੍ਰਿੜਾਵੌ। ਕਹਾ ਚਾਮ ਕੇ ਦਾਮ ਕੈ ਕੈ ਚਲਾਵੌ। ੮੨। 


ਮਹਾ ਘੋਰ ਈ ਨਰਕ ਕੇ ਬੀਚ ਜੈ ਹੋ। _ਕਿ ਚੰਡਾਲ ਕੀ ਜੋਨਿ ਮੈ ਔਤਰੈ ਹੋ। 
ਕਿ ਟਾਂਗੇ ਮਰੋਗੇ ਬਧੇ ਮਿਰਿਤਸ਼ਾਲਾ। ਸਨੈ ਬੰਧੁ ਪੁਤ੍ਰ _ਕਲਤ੍ਰਾਨ _ਬਾਲਾ। ੮੩। 


ਚਰਿਤ੍ਰਂ ਪਾਖਿਆਨ ੨੪੩ 


ਕਿਸੇ ਨੂੰ (ਤੂੰ) ਪੱਥਰ ਵਿਚ ਪਰਮਾਤਮਾ ਦਸਦਾ ਹੈਂ। ਕਿਸੇ ਨੂੰ ਜਲ ਵਿਚ ਡੁਬਕੀ ਮਾਰਨ 


ਲਈ ਤੀਰਥਾਂ ਉਤੇ ਭੇਜਦਾ ਹੈਂ! ਜਿਵੇਂ ਕਿਵੇਂ ਅਣਗਿਣਤ ਯਤਨ ਕਰ ਕੇ ਧਨ ਹਰ ਲੈਂਦਾ ਹੈ। 
(ਜਿਸ ਦੀ) ਗੰਢ ਵਿਚ ਧੈਸਾ (ਜਾਣ ਲੈਂਦਾ ਹੈ) ਉਸ ਤੋਂ ਲਏ ਬਿਨਾ ਘਰ ਜਾਣ ਨਹੀਂ _ਦਿੰਦਾ।੭੫। 


ਧਨਵਾਨ ਵਿਅਕਤੀ ਨੂੰ ਵੇਖ ਕੇ ਬ੍ਰਾਹਮਣ (ਕੋਈ ਨ ਕੋਈ) ਦੋਸ਼, (ਪਾਪ) ਲਗਾ ਦਿੰਦੇ 
ਹਨ। ਉਸ ਤੋਂ ਬਹੁਤ ਤਰ੍ਹਾਂ ਦੇ ਹੋਮ ਅਤੇ ਯੋਗ ਕਰਵਾਉਂਦੇ ਹਨ। ਧਨਵਾਨ ਦਾ ਧਨ ਖਾ ਕੇ 
(ਉਸ ਨੂੰ) ਨਿਰਧਨ ਬਣਾ ਦਿੰਦੇ ਹਨ। ਫਿਰ ਉਸ ਨੂੰ ਆ ਕੇ ਮੂੰਹ ਤਕ ਨਹੀਂ ਵਿਖਾਉਂਦੇ।੭੬। 


ਜੱਪਣਾ 

ਕਈਆਂ ਨੂੰ ਤੀਰਥਾਂ ਉਤੇ ਭੇਜ ਦਿੰਦੇ ਹਨ ਅਤੇ ਕਈਆਂ ਦੀ ਸਾਧਨਾ (ਉਪਾ, 'ਪ੍ਰਯੋਗ”) 
ਨੂੰ _ਅਫਲ ਦਸਦੇ _ਹਨ। _ਕਾਂਵਾਂ ਵਾਂਗ _ਧਨ ਉਤੇ _ਮੰਡਰਾਉਂਦੇ _ਹਨ। _(ਜਾਂ) ਜਿਵੇਂ ਦੁਧੀਰਾ 
ਮਛਲੀਆ ਉਤੇ (ਗੇੜੇ _ਕਢਦਾ _ਹੈ)।੭੭। 

ਜਿਵੇਂ ਦੋ ਕੁੱਤੇ ਇਕ ਹੱਡੀ ਉਤੇ (ਲੜ ਮਰਦੇ ਹਨ), ਉਸੇ ਤਰ੍ਹਾਂ ਮਾਨੋ ਦੋ ਵਿਦਵਾਨ 
ਕਿਸੇ ਵਾਦ-ਵਿਵਾਦ ਵੇਲੇ _ਭੌਂਕਦੇ ਹਨ। _ਬਾਹਰੋਂ ਤਾਂ ਵੇਦ ਦੀ _ਗੌਲ ਕਰਦੇ ਹਨ, ਪਰ _ਮਨ 
ਅਤੇ _ਤਨ ਧਨ ਦੀ ਪੂਜਾ _ਉਤੇ ਲਗਿਆ ਰਹਿੰਦਾ ਹੈ।੭੮। 


ਦੰਹਰਾ 

ਮਨ ਵਿਚ ਧਨ ਦੀ ਆਸਾ ਰਹਿੰਦੀ ਹੈ ਅਤੇ ਬਾਹਰੋਂ ਦੇਵਤਾ ਦੀ ਪੂਜਾ ਕਰਦਾ ਹੈ। ਨ 
ਪਰਮਾਤਮਾ ਮਿਲਦਾ ਹੈ _ਅਤੇ _ਨ ਹੀ _ਧਨਵਾਨ ਹੁੰਦਾ ਹੈ। _ਸਾਰੀ ਸੇਵਾ ਵਿਅਰਥ ਹੋ _ ਜਾਂਦੀ 
ਹੈ।੭੯। 
੭%#=ੜਾਲ਼ 


ਇਹ ਵਿਦਿਆ ਦੇ ਬਲ ਤੇ ਗੌਲ ਕਰਦੇ ਹਨ, ਪਰ ਯੋਗ ਦੀ ਗੱਲ ਨੂੰ ਨਹੀਂ ਜਾਣਦੇ। 
ਇਹ (ਆਪਣੇ ਆਪ ਨੂੰ) ਸੂਝਵਾਨ ਸਮਝਦੇ _ਹਨ ਅਤੇ ਸਾਨੂੰ ਮੂਰਖ ਦਸਦੇ _ਹਨ। ਕੀ 
ਹੋਇਆ ਜੋ ਮੂਰਖ ਨੇ ਭੁਲ ਕੇ ਵੀ ਭੰਗ ਨਹੀਂ ਖਾਈ। ਪਰ ਸਾਰੇ ਜਾਣਦੇ ਹਨ ਕਿ ਉਹ 
ਆਪਣੇ ਸ਼ਰੀਰ ਤੋਂ ਵੀ _ਬੇਸੁਰਤ ਰਹਿੰਦੇ ਹਨ।੮0। 


ਭੰਗ ਖਾ ਕੇ ਸੂਰਮੇ ਲੜਦੇ ਹਨ ਅਤੇ _ਹਾਥੀਆਂ _ਤਕ ਦੇ ਦੰਦ _ਉਖਾੜ _ਦਿੰਦੇ _ਹਨ। 
ਉਹ _ਬਰਛੇ ਨੂੰ ਘੁਟ ਕੇ _ਫੜਦੇ _ਹਨ _ਅਤੇ _(ਵੈਰੀ ਦੇ) ਸਾਹਮਣੇ ਹਥਿਆਰ _('ਸਾਰ[ਲੋਹਾ) 
ਚਲਾਉਂਦੇ ਹਨ। ਹੇ ਮੂਰਖ! ਤੂੰ ਭੰਗ ਪੀ ਕੇ ਦਸ ਕੀ ਕੰਮ ਸੰਵਾਰੇਂਗਾ। ਮ੍ਰਿਤਕ ਵਾਂਗ ਹੋ ਕੇ 
ਮੂਧੇ ਮੂੰਹ _ਡਿਗੇਗਾ।੮੧। 
ਭਾਲੰਨਾ ਛੰਦ 

ਹੇ ਬ੍ਰਾਹਮਣ! ਸੁਣੋ, (ਤੁਸੀਂ) ਸਿਖਿਆ ਇਨ੍ਹਾਂ (ਮੂਰਖਾਂ) ਨੂੰ ਹੀ ਦਿਓ। ਮੈਨੂੰ ਇਸ ਮਹਾ 
ਝੂਠ ਤੋਂ ਬਚਾ ਲਵੋ। ਇਸ ਝੂਠ ਨੂੰ ਕਿਸੇ ਹੋਰ ਢੰਗ ਨਾਲ ਦ੍ਰਿੜ੍ਹ ਕਰਾਓ ਅਤੇ ਚੰਮ ਦੇ ਦੰਮ 
ਕਹਿ ਕੇ ਚਲਾਓ।੮੨। 

(ਤੁਸੀਂ) ਮਹਾ ਘੋਰ ਨਰਕ _ਵਿਚ _ਜਾਓਗੇ। ਜਾਂ ਚੰਡਾਲ ਦੀ ਜੂਨ ਵਿਚ ਜਨਮ _ਧਾਰਨ 
ਕਰੋਗੇ। ਜਾਂ (ਤੁਸੀਂ) ਭਰਾ, ਪੁੱਤਰ, ਪਤਨੀ, ਪੁੰਤਰੀ ਸਮੇਤ ਪੁਠੇ ਟੰਗੇ ਹੋਏ ਮੁਰਦਾ ਘਰ ਵਿਚ 
ਮਾਰੇ _ਜਾਓਗੇ।੮੩। 


੨੪੪ ਸੀ _ਦਸਮ-ਗ੍ਰੰਥ ਸਾਹਿਬ 


ਕਹੋ _ਮਿਸੂ ਆਗੇ ਕਹਾ ਜ੍ਹਾਬ ਦੈਹੋ। ਜਬੈ ਕਾਲ ਕੇ ਜਾਲ ਮੈ ਫਾਸਿ ਜੈ ਹੋ। 
ਕਹੋ ਕੌਨ ਸੋ_ਪਾਠ ਕੈਹੋਂ ਤਹਾ ਹੀ। ਤਊ ਲਿੰਗ ਪੂਜਾ ਕਰੌਗੇ ਉਹਾ ਹੀ। ੮੪। 
ਤਹਾ ਰੁਦੂ ਐ ਹੈ ਕਿ ਸ੍ਰੀ ਕ੍ਰਿਸਨ ਐ ਹੈ। ਜਹਾ ਬਾਧਿ ਸ੍ਰੀ ਕਾਲ ਤੋ ਕੌ ਚਲੇ ਹੈ। 
ਕਿਧੌ ਆਨਿ ਕੈ ਰਾਮ ਹ੍ਹੈ ਹੈ ਸਹਾਈ। ਜਹਾ ਪੁਤੁ ਮਾਤਾ ਨ_ਤਾਤਾ ਨ _ਭਾਈ। ੮੫। 


ਮਹਾ ਕਾਲ ਜੂ ਕੋ ਸਦਾ ਸੀਸ ਨ੍ਯੈਯੈ। ਪੁਰੀ ਚੌਦਹੂੰ ਤ੍ਰਾਸ ਜਾ_ਕੋ_ਤ੍ਰਸੈਯੈ। 
ਸਦਾ ਆਨਿ ਜਾ ਕੀ ਸਭੈ ਜੀਵ ਮਾਨੈ। _ਸਭੈ ਲੋਕ ਖ੍ਯਾਤਾ _ਬਿਧਾਤਾ _ਪਛਾਨੈ। _੮੬। 


ਨਹੀ ਜਾਨਿ ਜਾਈ ਕਛੂ ਰੂਪ ਰੇਖਾ। ਕਹਾ ਬਾਸ ਤਾ ਕੋ ਫਿਰੈ ਕੌਨ ਭੇਖਾ। 
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ। ਕਹਾ ਕੈ ਬਖਾਨੋ ਕਹੇ ਮੋ ਨ ਆਵੈ। ੮੭। 


ਨ ਤਾ ਕੋ ਕੋਊ ਤਾਤ ਮਾਤਾ ਨ ਭਾਈ। ਨ ਪੁਤ੍ਰਾ ਨ ਪੋਤਰਾ ਨ ਦਾਯਾ ਨ ਦਾਈ। 
ਕਛੂ ਸੰਗ ਸੈਨਾ ਨ ਤਾ ਕੋ ਸੁਹਾਵੈ। ਕਹੈ ਸਤਿ ਸੋਈ ਕਰੈ ਸੋ _ਬਨ੍ਯਾਵੈ। ੮੮। 


ਕਈਊ _ਸਵਾਰੈ _ਕਈਊ _ਖਪਾਵੈ। ਉਸਾਰੇ _ਗੜੇ ਫੇਰਿ ਮੇਟੈ _ਬਨਾਵੈ। 
ਘਨੀ ਬਾਰ ਲੌ ਪੰਥ ਚਾਰੋਂ ਭੂਰਮਾਨਾ। ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ। ੮੯। 


ਬਹ ਗੀ ਲਿਹ ਜਿਹ ਹੀ ਪੀ ੭ ਜਿਗ ਪਿ ਪੀ ਚਕ 
ਤਿਸੀ ਕਾ ਕੀਆ ਬਾਲਕਾ ਮੈ _ਕਹਾਵੋ। ਉਹੀ ਮੋਹਿ ਰਾਖਾ ਉਸੀ ਕੋ ਧਿਆਵੋ। ੯0। 


ਚੱਪਲਾਂ 
ਦਿਜ ਹਮ ਮਹਾ ਕਾਲ ਕੋ ਮਾਨੈ। ਪਾਹਨ ਮੈ ਮਨ ਕੋ ਨਹਿ ਆਨੈ। 


੨ 


ਪਾਹਨ ਕੋ ਪਾਹਨ ਕਰਿ _ਜਾਨਤ। ਤਾ ਤੇ ਬੁਰੋ ਲੋਗ ਏ ਮਾਨਤ। ੯੧। 


ਝੂਠਾ ਕਹ ਝੂਠਾ ਹਮ ਕੈ ਹੈ। ਜੋ ਸਭ ਲੋਗ ਮਨੈ ਕੁਰਰੈ ਹੈ। 
ਹਮ ਕਾਹੂ ਕੀ ਕਾਨਿ ਨ ਰਾਥੈ। ਸਤਿ ਬਚਨ ਮੁਖ ਊਪਰ ਭਾਥੈ। ੯੨। 


ਸੁਨ ਦਿਜ ਤੁਮ ਧਨ ਕੇ ਲਬ ਲਾਗੇ। ਮਾਂਗਤ ਫਿਰਤ ਸਭਨ ਕੇ ਆਗੇ। 
ਆਪਨੇ ਮਨ ਭੀਤਰਿ ਨ ਲਜਾਵਹੁ। ਇਕ _ਟਕ ਹ੍ਹੈ ਹਰਿ ਧ੍ਯਾਨ ਨ ਲਾਵਹੁ। ੯੩। 


/ਦਜ ਭਾ 


ਕੜੀ ਬਹ ਦੀ ਕਹ ਵਧ ਵੀ ਸਬਜੀ ਲੀ 
ਜੋ ਇਨ ਕੋ ਕਰਿ ਆਨ ਬਖਾਨੈ। ਤਾ ਕੋ ਬੁਹਮ ਪਾਤਕੀ ਜਾਨੈ। ੯੪। 
ਇਨ ਕਹ 


੮. 


ਜੋ ਕਟੁ ਬਚਨ ਉਚਾਰੈ। ਤਾ ਕੌ ਮਹਾ ਨਰਕ ਬਿਧਿ ਡਾਰੈ। 
ਇਨ ਕੀ ਸਦਾ ਕੀਜਿਯੈ ਸੇਵਾ। ਏ ਹੈ ਪਰਮ ਪੁਰਾਤਨ ਦੇਵਾ। ੯੫। 


ਚਰਿਤ੍ਰ ਪਾਖਿਆਨ ੨੪੫ 


ਹੇ ਬ੍ਰਾਹਮਣ! ਦਸੋ, ਅਗੇ _ਕੀ ਜਵਾਬ _ਦਿਓਗੇ, ਜਦੋ ਕਾਲ ਦੇ ਜਾਲ ਵਿਚ ਫਸ 
ਜਾਓਗੇ। _ਦਸੋ, ਉਥੇ ਕਿਹੜਾ ਪਾਠ _ਕਰੋਂਗੇ। ਕੀ ਉਥੇ ਵੀ ਤੁਸੀਂ ਲਿੰਗ ਦੀ ਪੂਜਾ ਕਰੋਗੇ।੮੪। 

ਉਥੇ _ਰੁਦੂ ਆਵੇਗਾ ਜਾਂ ਸ੍ਰੀ ਕ੍ਰਿਸ਼ਨ ਆਵੇਗਾ, _ਜਿਥੇ _ਕਾਲ ਬੰਨ੍ਹ ਕੇ ਤੁਹਾਨੂੰ ਲੈ ਕੇ 
ਜਾਵੇਗਾ। ਜਿਥੇ ਪੁੱਤਰ, _ਮਾਤਾ, ਪਿਤਾ ਅਤੇ _ਭਰਾ (ਤੁਹਾਡੇ ਨਾਲ) ਨਹੀਂ ਹੋਣਗੇ, ਕੀ ਉਥੇ 
ਤੁਹਾਡੀ ਰਾਮ ਆ ਕੇ ਮੱਦਦ ਕਰੇਗਾ।੮੫। 


ਿ 
$ 
ਕੁ 
ਕਰ 
ਤਹ 
ਰੋ 
ਰਹ 
1 
0੦੨ €£ 


ਸਾਰੇ ਲੋਕ _ਵਿਧਾਤਾ _ਵਜੋ'__ਪਛਾਣਦੇ _ਹਨ।੮੬। 

ਜਿਸ ਦੀ ਕੁਝ ਵੀ ਰੂਪ-ਰੇਖਾ ਜਾਣੀ ਨਹੀਂ ਜਾ _ਸਕਦੀ। ਉਸ ਦਾ ਵਾਸ ਕਿਥੇ ਹੈ ਅਤੇ 
ਕਿਸ ਭੇਸ ਵਿਚ ਫਿਰਦਾ ਹੈ। ਉਸ ਦਾ ਕੀ ਨਾਂ ਹੈ ਅਤੇ ਕਿਥੋਂ ਦਾ ਅਖਵਾਉਂਦਾ ਹੈ। ਕਿਥੋਂ 
ਤਕ ਉਸ ਦਾ ਬਖਾਨ ਕਰਾਂ, ਕਥਨ _ਵਿਚ ਨਹੀਂ ਆਉਂਦਾ।੮੭। 

ਉਸ ਦਾ ਨ ਕੋਈ ਪਿਤਾ ਹੈ, ਨ ਮਾਤਾ, ਨ ਭਰਾ, ਨ ਪੁੱਤਰ, ਨ ਪੋਤਰਾ ਅਤੇ ਨ ਹੀ 
ਕੋਈ ਦਾਇਆ ਅਤੇ ਨ ਦਾਈ ਹੈ। ਉਸ ਦੇ ਨਾਲ ਕੋਈ ਵੀ ਸੈਨਾ ਨਹੀਂ _ਸ਼ੋਭਦੀ। ਉਹ ਸਤਿ 
ਕਹਿੰਦਾ ਹੈ ਅਤੇ ਕਰਦਾ ਹੈ ਜੋ ਬਣਦਾ ਸਰਦਾ ਹੈ।੮੮। 


ਉਸਾਰਿਆ ਹੈ, ਘੜਿਆ ਹੈ, ਫਿਰ ਮਿਟਾਇਆ ਹੈ ਅਤੇ ਬਣਾਇਆ ਹੈ। (ਉਹ) ਅਨੇਕ ਵਾਰ 
ਚੌਹਾਂ ਪਾਸੇ ਘੁੰਮਦਾ ਹੈ। _ਮਹਾ ਕਾਲ ਨੂੰ ਗੁਰੂ ਰੂਪ ਵਿਚ ਪਛਾਣਿਆ ਜਾਂਦਾ ਹੈ।੮੯। 

ਅਤੇ ਉਹੀ ਮੇਰਾ ਪੀਰ ਹੈ। ਉਸੇ ਦਾ ਹੀ (ਮੈਂ) ਆਪਣੇ ਜੀ 
। ਉਸੇ ਦੀ ਕੀਤੀ ਹੋਈ ਮੈਂ ਬਾਲਕਾ ਅਖਵਾਉਂਦੀ ਹਾਂ। ਉਹੀ 


ਹੈ 
ਮੇਰਾ ਰਾਖਾ ਹੈ ਅਤੇ ਉਸੇ ਦੀ ਮੈਂ ਆਰਾਧਨਾ ਕਰਦੀ ਹਾਂ।੯0। 
ਚੁੱਪ 


ਹੇ ਬ੍ਰਾਹਮਣ! ਮੈਂ (ਕੇਵਲ) ਮਹਾ ਕਾਲ ਨੂੰ ਮੰਨਦੀ ਹਾਂ ਅਤੇ ਪੱਥਰਾਂ (ਦੀ ਪੂਜਾ ਵਿਚ 
ਆਪਣਾ) ਮਨ ਨਹੀਂ ਲਗਾਉਂਦੀ। (ਮੈਂ) ਪੌਥਰ ਨੂੰ ਪੱਥਰ ਕਰ ਕੇ ਹੀ ਮੰਨਦੀ ਹਾਂ। ਇਸੇ ਲਈ 
(ਇਹ) ਲੋਕ ਬੁਰਾ _ਮੌਨਦੇ _ਹਨ।੯੧। 

ਝੂਠੇ ਨੂੰ ਤਾਂ ਮੈਂ ਝੂਠਾ ਕਹਾਂਗੀ ਭਾਵੇਂ ਸਾਰੇ ਲੋਕ ਮਨ ਵਿਚ (ਕਿਉਂ ਨ) ਖਿਝਣ। ਮੈਂ 
ਜਿਸ ਵੀ ਮਦਰ ਪਤੀ ਬੇਬ ਹਾ ਪਤਰ ਉਤ ਤੀ! ਤਕ ਵਧਣ 

ਹੇ ਬ੍ਰਾਹਮਣ! ਸੁਣੋਂ, ਤੁਸੀਂ ਧਨ ਦੇ ਲੋਭ ਵਿਚ 
ਹੋ। ਆਪਣੇ ਮਨ ਵਿਚ _ਲਜਿਤ ਨਹੀਂ ਹੁੰਦੇ ਅਤੇ ਇਕ 


ਲਗਾਉ 'ਦੇ।੯੩। 
ਲਾਹਮਣ ਨੰ _/ਕਹਾ-- 


ਤਦ ਬ੍ਰਾਹਮਣ ਬੋਲਿਆ ਕਿ ਤੂੰ ਕੀ ਮੰਨ ਸਕਦੀ ਹੈਂ, ਜੋ ਸ਼ਿਵ ਨੂੰ ਪੱਥਰ ਸਮਝ ਰਹੀ 
ਹੈਂ। ਜੋ ਇਨ੍ਹਾਂ ਨੂੰ ਕੁਝ ਹੋਰ ਹੀ (ਭਾਵ! ਉਲਟ) ਸਮਝਦਾ ਹੈ, _ਉਸ ਨੂੰ ਪਰਮਾਤਮਾ ਪਾਪੀ 
ਸਮਝਦਾ ਹੈ।੯੪। 

ਜੋ ਇਨ੍ਹਾਂ ਪਤਿ ਕੌੜੇ _ਬੋਲ ਬੋਲਦਾ ਹੈ, ਉਨ੍ਹਾਂ _ਨੂੰ _ਵਿਧਾਤਾ ਭਿਆਨਕ _ਨਰਕ _ਵਿਚ 


ਸੁਟਦਾ ਹੈ। ਇਨ੍ਹਾਂ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਪਰਮ ਪੁਰਾਤਨ ਦੇਵਤੇ 
ਹਨ।੯੫। 


ਸੀ _ਦਸਮ-ਗ੍ਰੰਥ ਸਾਹਿਬ 


ਕਆੰਰ ਬਾਜ਼ 


ਏਕੈ ਮਹਾ ਕਾਲ ਹਮ ਮਾਨੈ। ਮਹਾ ਰੁਦੂ ਕਹ ਕਛੂ ਨ ਜਾਨੈ। 
ਬ੍ੂਹਮ ਬਿਸਨ ਕੀ ਸੇਵ ਨ ਕਰਹੀ। ਤਿਨ ਤੇ ਹਮ ਕਬਹੂੰ ਨਹੀ ਡਰਹੀ। ੯੬। 


ਬੁਹਮ _ਬਿਸਨ ਜਿਨ ਪੁਰਖ _ਉਚਾਰਿਯੋ। _ਤਾ ਕੌ ਮਿਰਿਤੁ ਜਾਨਿਯੈ ਮਾਰਿਯੋ। 
ਜਿਨ ਨਰ ਕਾਲ ਪੁਰਖ ਕੋ_ਧ੍ਯਾਯੋ। ਤਾ ਕੇ ਨਿਕਟ ਕਾਲ ਨਹਿ ਆਯੋ। ੯੭। 


ਜੇ ਨਰ ਕਾਲ ਪੁਰਖ ਕੋ ਧ੍ਯਾਵੈ। ਤੇ ਨਰ ਕਾਲ ਫਾਸ ਨਹਿ _ਜਾਵੈ। 
ਤਿਨ ਕੇ ਰਿਧ ਸਿਧ ਸਭ ਘਰ ਮੌ। ਕੋਬਿਦ ਸਭ ਹੀ ਰਹਤ ਹੁਨਰ ਮੋ। ੯੮। 


ਕਾਲ ਪੁਰਖ ਇਕਦਾ ਜਿਨ ਕਹਾ। ਤਾ ਕੇ ਰਿਧਿ ਸਿਧਿ ਹ੍ਹੈ ਰਹਾ। 
ਭਾਤਿ ਭਾਤਿ ਧਨ ਭਰੇ ਭੰਡਾਰੂ। ਜਿਨ ਕਾ ਆਵਤ ਵਾਰ ਨ ਪਾਰੂ। ੯੯। 


ਜਿਨ ਨਰ ਕਾਲ ਪੁਰਖ ਕਹ _ਧ੍ਯਾਯੋ। ਸੋ_ਨਰ ਕਲਿ ਮੋ ਕਬਹੂ ਨ ਆਯੋ। 
ਯਾ ਜਗ ਮੈ ਤੇ ਅਤਿ ਸੁਖ ਪਾਵੈ। ਭੋਗ ਕਰੈ ਬੈਰਨਿ ਕਹ _ਘਾਵੈ। ੧00। 


ਜਬ ਤੋ ਕੋ ਦਿਜ ਕਾਲ ਸਤੈ ਹੈ। ਤਬ ਤੂ ਕੋ ਪੁਸਤਕ ਕਰ ਲੈ ਹੈ। 
ਭਾਗਵਤ ਪੜੋ ਕਿ ਗੀਤਾ ਕਹਿ _ਹੋ। _ਰਾਮਹਿ ਪਕਰਿ ਕਿ ਸਿਵ ਕਹ ਗਹਿ _ਹੋ। ੧0੧। 


ਜੇ ਤੁਮ ਪਰਮ ਪੁਰਖ ਠਹਰਾਏ। ਤੇ ਸਭ ਡੰਡ ਕਾਲ ਕੇ ਘਾਏ। 
ਕਾਲ ਡੰਡ ਬਿਨ ਬਚਾ ਨ ਕੋਈ। ਸਿਵ ਬਿਰੰਚ ਸ਼ਿਸਨਿੰਦੂ ਨ _ਸੋਈ। _੧0੨। 


ਜੈਸਿ ਜੂਨਿ ਇਕ ਦੈਤ _ਬਖਨਿਯਤ। _ਤ੍ਯੋ ਇਕ _ਜੂਨਿ _ਦੇਵਤਾ _ਜਨਿਯਤ। 
ਜੈਸੇ _ਹਿੰਦੂਆਨੋ ਤੁਰਕਾਨਾ। _ਸਭਹਿੰਨ _ਸੀਸ _ਕਾਲ _ਜਰਵਾਨਾ। _੧0੩। 


ਕਬਹੂੰ ਦੈਤ _ਦੇਵਤਨ ਮਾਰੈ। _ਕਬਹੂੰ _ਦੈਤਨ ਦੇਵ _ਸੰਘਾਰੈ। 
ਦੇਵ ਦੈਤ ਜਿਨ ਦੋਊ ਸੰਘਾਰਾ। _ਵਹੈ ਪੁਰਖ _ਪਰਤਿਪਾਲ _ਹਮਾਰਾ। _੧0੪। 


੭%/ਤਲ 
ਇੰਦੂ _ਉਪਿੰਦੂ _ਦਿਨਿੰਦੂਹਿ ਜੌਨ _ਸੰਘਾਰਿਯੋ। 
ਚੰਦੂ _ਕੁਬੇਰ _ਜਲਿੰਦੂ _ਅਹਿੰਦੂਹਿ _ਮਾਰਿਯੋ। 
ਪੁਰੀ ਚੌਦਹੂੰ ਚਕ੍ਰ _ਜਵਨ ਸੁਨਿ _ਲੀਜਿਯੈ। 
ਹੋ ਨਮਸਕਾਰ ਤਾਹੀ ਕੋ_ਗੁਰ ਕਰਿ _ਕੀਜਿਯੈ। _੧0੫। 


ਚਰਿਤ੍ਰ ਪਾਖਿਆਨ ੨੪੭ 


ਰਾਜ _ਕੁਸਾਗਾ ਨੰ _,ਨਹਾ-- 


ਮੈਂ ਇਕੋ ਮਹਾ ਕਾਲ ਨੂੰ ਮੰਨਦੀ ਹਾਂ। ਮੈਂ ਮਹਾ ਰੁਦੂ ਨੂੰ ਕੁਝ ਨਹੀਂ ਸਮਝਦੀ। (ਮੈਂ) 
ਬ੍ਰਹਮਾ ਅਤੇ ਵਿਸ਼ਣੂ _ਦੀ ਸੇਵਾ ਵੀ ਨਹੀਂ ਕਰਦੀ ਅਤੇ ਇਨ੍ਹਾਂ ਤੋਂ ਮੈਂ ਕਦੇ ਵੀ ਨਹੀਂ 
ਡਰਦੀ।੯੬। 


ਜਿਸ ਵਿਅਕਤੀ ਨੇ ਬ੍ਰਹਮਾ ਅਤੇ ਵਿਸ਼ਣੂ _(ਦੇ ਨਾਮ ਦਾ) ਉਚਾਰਨ _ਕੀਤਾ ਹੈ, ਸਮਝੋ 
ਨੂੰ ਮ੍ਰਿਤੂ ਨੇ ਮਾਰ ਸੁਟਿਆ ਹੈ। ਜਿਸ ਬੈਦੇ ਨੇ ਕਾਲ ਪੁਰਖ ਦੀ ਆਰਾਧਨਾ ਕੀਤੀ ਹੈ, 
ਦੇ ਨੇੜੇ ਕਾਲ” (ਮ੍ਰਿਤੂ) ਨਹੀਂ _ਆਉਂਦਾ।੯੭। 
ਜੋ ਪੁਰਸ਼ ਕਾਲ ਪੁਰਖ ਨੂੰ ਧਿਆਉਂਦਾ ਹੈ, ਉਹ ਪੁਰਸ਼ ਕਾਲ ਦੀ ਫਾਹੀ ਵਿਚ ਨਹੀਂ 
ਫਸਦਾ। ਉਸ ਦੇ ਘਰ ਵਿਚ ਸਭ ਰਿੱਧੀਆਂ ਸਿੱਧੀਆਂ (ਰਹਿੰਦੀਆਂ ਹਨ) ਅਤੇ (ਉਹ) ਸਾਰਿਆਂ 
ਹੁਨਰਾਂ ਵਿਚ _ਪੁਬੀਨ ਰਹਿੰਦਾ ਹੈ।੯੮। 

ਜੋ ਇਕ ਵਾਰ ਵੀ ਕਾਲ ਪੁਰਖ ਦਾ (ਨਾਮ) ਲੈਂਦਾ ਹੈ, (ਸਭ) ਰਿੱਧੀਆਂ ਸਿੱਧੀਆਂ ਉਸ 
ਦੀਆਂ ਹੋ_ ਜਾਂਦੀਆਂ ਹਨ। (ਉਸ ਦੇ) ਭਾਂਤ ਭਾਂਤ ਦੇ ਧਨ ਦੇ ਭੰਡਾਰ ਭਰ ਜਾਂਦੇ ਹਨ, ਜਿਨ੍ਹਾਂ 
ਦਾ ਕੋਈ ਅੰਤ ਨਹੀਂ ਪਾਇਆ ਜਾ __ਸਕਦਾ।੯੯। 

ਜਿਸ ਪੁਰਸ਼ ਨੇ ਕਾਲ ਪੁਰਖ ਨੂੰ ਧਿਆਇਆ ਹੈ, ਉਹ ਪੁਰਸ਼ ਫਿਰ ਕਲਿਯੁਗ ਨੂੰ ਕਦੇ 
ਵੀ ਨਹੀਂ ਆਉਂਦਾ। (ਉਹ) ਇਸ ਜਗਤ ਵਿਚ ਬਹੁਤ ਸੁਖ ਪ੍ਰਾਪਤ ਕਰਦਾ ਹੈ ਅਤੇ ਵੈਰੀਆਂ 
ਨੂੰ ਮਾਰਦਾ ਹੋਇਆ _ਸੰਸਾਰਿਕਤਾ ਨੂੰ ਮਾਣਦਾ ਹੈ।੧00। 


ਉਸ 
ਉਸ 


ਸਵਿਆ।੧0੨। 

ਜਿਵੇਂ ਇਕ ਦੈਂਤ ਜੂਨ ਕਹੀ ਜਾਂਦੀ ਹੈ, ਉਸੇ ਤਰ੍ਹਾਂ 
ਜਾਂਦੀ ਹੈ। ਜਿਵੇਂ ਕੋਈ ਹਿੰਦੂ ਜਾਂ ਮੁਸਲਮਾਨ ਹੈ, ਪਰ ਉਨ੍ਹ ਉ 
ਮਹਾਬਲੀ _ਹੈ।੧0੩। 

ਕਦੀ ਦੇਵਤਿਆਂ ਨੇ ਦੈਂਤਾਂ ਨੂੰ ਮਾਰਿਆ ਹੈ ਅਤੇ ਕਦੇ ਦੈੱਤਾਂ ਨੇ ਦੇਵਤਿਆਂ ਨੂੰ ਸੰਘਾਰਿਆ 
ਹੈ। ਜਿਸ ਨੇ ਦੇਵਤਿਆਂ ਅਤੇ ਦੈਂਤਾਂ ਦੋਹਾਂ ਨੂੰ ਮਾਰਿਆ ਹੈ, ਉਹ (ਕਾਲ) ਪੁਰਖ ਮੇਰਾ 
ਪ੍ਰਤਿਪਾਲਕ ਹੈ।੧0੪। 


ਹੋਏ ਹਨ। ਕਾਲ ਦੇ ਡੰਡੇ ਤੋਂ ਸ਼ਿਵ, ਬੂਹਮਾ, ਵਿਸ਼ਣੂ, ਇੰਦਰ ਆਦਿ ਕੋ 
ਇਕ 


੭%/ੜਲ 
ਜਿਸ ਨੇ ਇੰਦਰ, ਉਪਿੰਦਰ (ਵਾਮਨ), ਸੂਰਜ, ਚੰਦਰਮਾ, ਕੁਬੇਰ, ਵਰੁਣ ਅਤੇ ਸ਼ੇਸ਼ਨਾਗ ਨੂੰ 
ਮਾਰ ਦਿੱਤਾ ਹੈ। ਜਿਸ ਦਾ ਚੌਦਾਂ ਲੋਕਾਂ ਵਿਚ _ਚੌਕਰ ਚਲਦਾ ਸੁਣੀਂਦਾ ਹੈ, ਉਸੇ ਨੂੰ _ਪ੍ਰਨਾਮ 


ਕਰ ਕੇ ਗੁਰੂ ਧਾਰਨ _ਕਰਨਾ _ਚਾਹੀਦਾ _ਹੈ।੧0੫। 


੨੪੮ 


ਸੀ _ਦਸਮ-ਗ੍ਰੰਥ ਸਾਹਿਬ 


/ਦਜ__ਭਾਚ 
ਚੱਪਲਾਂ 


ਬਹੁ ਬਿਧਿ ਬਿਪ੍ਰਹਿ ਕੋ ਸਮਝਾਯੋ। ਪੁਨਿ _ਮਿਸੂਹਿ ਅਸ ਭਾਖਿ ਸੁਨਾਯੋ। 


ਜੇ 
ਜੇ 


ਪਾਹਨ ਕੀ ਪੂਜਾ ਕਰਿ ਹੈ। ਤਾ ਕੇ ਪਾਪ ਸਕਲ ਸਿਵ ਹਰਿ ਹੈ। ੧0੬। 


ਨਰ ਸਾਲਿਗ੍ਰਾਮ ਕਹ ਧਯੈ ਹੈ। ਤਾ ਕੇ ਸਕਲ ਪਾਪ ਕੋ ਛੈ ਹੈ। 
ਜੋ ਇਹ ਛਾਡਿ ਅਵਰ ਕਹ _ਧਯੈ ਹੈ। ਤੇ ਨਰ ਮਹਾ ਨਰਕ ਮਹਿ ਜੈ ਹੈ। ੧0੭। 


ਜੇ ਨਰ ਕਛੁ ਧਨ ਬਿਪ੍ਹਹਿ ਦੈ ਹੈ। ਆਗੇ ਮਾਗ ਦਸ _ਗੁਨੋ ਲੈਹੈ। 


ਹੋ 


ਹਸ 


ਬਿਪੁਨ ਬਿਨੁ _ਅਨਤੈ ਦੇਹੀ। ਤਾ ਕੌ ਕਛੂ ਸੁ _ਫਲੈ ਨਹਿ ਸੇਈ। ੧0੮। 


੭%/ਤ=ਲ 


ਤਬੈ ਕੁਅਰਿ ਪ੍ਰਤਿਮਾ ਸਿਵ ਕੀ ਕਰ ਮੈ ਲਈ। 

ਹਸਿ ਹਸਿ ਕਰਿ ਦਿਜ ਕੇ ਮੁਖ ਕਸਿ ਕਸਿ ਕੈ ਦਈ। 
ਸਾਲਿਗ੍ਰਾਮ ਭੇ ਦਾਂਤਿ ਫੋਰਿ ਸਭ ਹੀ ਦੀਏ। 

ਹੋ ਛੀਨਿ ਛਾਨਿ ਕਰਿ ਬਸਤ੍ਰ ਮਿਸੁ ਕੇ ਸਭ ਲੀਏ। ੧0੯। 


ਕਹੋ _ਮਿਸੂ ਅਬ ਰੁਦੂ ਤਿਹਾਰੋ ਕਹ ਗਯੋ। 
ਜਿਹ ਸੇਵਤ ਥੋਂ ਸਦਾ ਦਾਂਤਿ ਛੈ ਤਿਨ ਕਿਯੋ। 
ਜਿਹ _ਲਿੰਗਹਿ ਕੌ _ਜਪਤੇ ਕਾਲ _ਬਤਾਇਯੋ। 
ਹੋ ਅੰਤ ਕਾਲ ਸੋ ਤੁਮਰੇ ਮੁਖ ਮਹਿ ਆਇਯੋ। _੧੧0। 
ਚੱਪਣਾ 
ਦਰਬੁ _ਛੀਨਿ ਜੋ _ਲਿਯੋ। ਜੋ ਸਭ ਦਾਨ ਦਿਜਨ ਕਰਿ ਦਿਯੋ। 
ਮਿਸੂ ਕਛੁ ਚਿੰਤ ਨ ਕਰਹੂੰ। ਦਾਨ ਦਸ ਗੁਨੋ ਅਗੈ ਫਰਹੂੰ। _੧੧੧। 


ਪੁਤ੍ਰੀ ਕਹਤ ਤਾ ਸੋ ਕਰੈ ਬਿਭਚਾਰ ਹੈੱ। 
ਲੋਭਤਾ ਕੇ ਜਏ ਹੈਂ ਕਿ ਮਮਤਾ ਕੇ ਭਏ ਹੈੱ 
ਏ ਸੂਮਤਾ ਕੇ ਪੁਤ੍ਰ ਕੈਧੌ ਦਰਿਦ੍ਰਾਵਤਾਰ ਹੈਂ। _੧੧੨। 


ਚਰਿਤ੍ਰ ਪਾਖਿਆਨ ੨੪੯ 


ਲਾਹਮਣ ਨੰ _/ਕਹਾ-- 
ਚੱਪਣਾ 

(ਰਾਜ ਕੁਮਾਰੀ ਨੇ) ਕਈ ਤਰ੍ਹਾਂ ਨਾਲ ਬ੍ਰਾਹਮਣ ਨੂੰ _ਸਮਝਾਇਆ। ਫਿਰ ਬ੍ਰਾਹਮਣ ਨੇ 
ਇਸ ਤਰ੍ਹਾਂ ਕਿਹਾ--ਜੋ ਪੱਥਰ ਦੀ ਪੂਜਾ ਕਰਦਾ ਹੈ, ਉਨ੍ਹਾਂ ਦੇ ਸਾਰੇ ਪਾਪ ਸ਼ਿਵ ਖ਼ੁਦ ਦੂਰ ਕਰ 
ਦਿੰਦਾ ਹੈ।੧0੬। 

ਜੋ ਵਿਅਕਤੀ ਸਾਲਿਗ੍ਰਾਮ ਨੂੰ _ਧਿਆਏਗਾ, ਉਸ ਦੇ ਸਾਰੇ ਪਾਪ ਖ਼ਤਮ ਹੈ ਜਾਣਗੇ। ਜੋ 
ਇਸ ਨੂੰ ਛਡ ਕੇ ਹੋਰ ਕਿਸੇ ਦਾ ਧਿਆਨ ਕਰੇਗਾ ਉਹ ਪੁਰਸ਼ ਮਹਾ ਨਰਕ ਵਿਚ 
ਪਵੇਗਾ।੧07੭। 


ਜੋ ਵਿਅਕਤੀ ਬ੍ਰਾਹਮਣ ਨੂੰ ਕੁਝ _ਧਨ ਦੇਵੇਗਾ, ਉਹ _ਅਗਲੇ ਜਨਮ _ਵਿਚ _ਦਸ ਗੁਣਾਂ 
ਮੰਗ _ਲਵੇਗਾ। _ਜੋ_ ਬ੍ਰਾਹਮਣ ਤੋਂ ਬਿਨਾ ਕਿਸੇ ਹੋਰ ਨੂੰ ਦੇਵੇਗਾ, ਉਸ ਨੂੰ ਉਸ ਦਾ ਕੋਈ ਫਲ 
ਪ੍ਰਾਪਤ _ਨਹੀਂ_ਹੋਵੇਗਾ।੧)੮। 


੭%/ਤਲ 


ਤਦ ਰਾਜ ਕੁਮਾਰੀ ਨੇ ਸ਼ਿਵ ਦੀ ਮੂਰਤੀ ਹੱਥ ਵਿਚ ਲੈ ਲਈ ਅਤੇ ਹਸ ਹਸ ਕੇ 
ਬ੍ਰਾਹਮਣ ਦੇ ਮੂੰਹ ਉਤੇ ਕਸ _ਕਸ ਕੇ ਮਾਰੀ। _ਸਾਲਿਗ੍ਰਾਮ ਨਾਲ (ਬ੍ਰਾਹਮਣ ਦੇ) ਸਾਰੇ ਦੰਦ 
ਭੰਨ ਦਿੱਤੇ ਅਤੇ ਬ੍ਰਾਹਮਣ ਦੇ ਸਾਰੇ ਬਸਤ੍ਰ (ਅਤੇ _ਦਰਬ) _ਖੋਹ ਖਾਹ _ਲਏ।੧0੯। 


(ਅਤੇ ਕਹਿਣ ਲਗੀ--) ਹੇ ਬ੍ਰਾਹਮਣ! ਦਸ, ਹੁਣ ਤੇਰਾ ਸ਼ਿਵ ਕਿਥੇ ਗਿਆ ਹੈ। ਜਿਸ 
ਨੂੰ (ਤੂੰ) ਸਦਾ ਪੂਜਦਾ ਸੈਂ, ਉਸ ਨੇ (ਤੇਰੇ) ਦੰਦ ਭੰਨ ਦਿੱਤੇ ਹਨ। ਜਿਸ ਲਿੰਗ ਦੀ ਪੂਜਾ 
ਕਰਦਿਆਂ (ਤੂੰ ਇਤਨਾ) ਸਮਾਂ ਬਿਤਾਇਆ ਹੈ, ਉਹੀ ਅੰਤ ਨੂੰ ਤੇਰੇ ਮੂੰਹ ਵਿਚ ਆਇਆ ਹੈ 
(ਅਰਥਾਤ! ਤੇਰੇ ਮੂੰਹ ਉਤੇ ਆ ਕੇ _ਵਜਿਆ ਹੈ)।੧੧0। 
ਜੱਪਣਾ 


ਉਸ (ਬ੍ਰਾਹਮਣ) ਦਾ ਜੋ ਦਰਬ (ਦੌਲਤ) ਧਨ ਖੋਹਿਆ ਸੀ, ਉਹ ਸਭ ਬ੍ਰਾਹਮਣਾਂ ਨੂੰ 


ਦਾਨ ਕਰ ਦਿੱਤਾ। ਅਤੇ ਕਿਹਾ ਹੇ ਬ੍ਰਾਹਮਣ! (ਧਨ ਦੀ) ਕੁਝ ਵੀ ਚਿੰਤਾ ਨ ਕਰੋ (ਕਿਉਂਕਿ) 
ਅਗਲੇ ਜਨਮ _ਵਿਚ ਇਹ ਦਸ ਗੁਣਾਂ ਹੋ ਕੇ ਫਲੇਗਾ।੧੧੧। 


ਕਾ/ਭੱਤਾ 


ਹੋਰਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਖੂਬ ਧਨ ਲੁਟਾਓ, ਪਰ ਆਪ ਧਨ ਨੂੰ ਖਾਉਂਦੇ ਹਨ 
(ਅਰਥਾਤ-ਮੌਜ _ਨਾਲ _ਵਰਤਦੇ ਹਨ) (ਅਤੇ ਕੰਜੂਸ ਇਤਨੇ _ਹਨ ਕਿ) ਦਾਲ ('ਪਹਿਤੀ”) 
ਵਿਚ ਹਲਦੀ ('ਬਿਸਾਰ”) ਪਾ ਕੇ ਨਹੀਂ ਖਾਉਂਦੇ। ਬਹੁਤ ਵੱਡੇ _ਪ੍ਰਪੰਚੀ ਹਨ ਅਤੇ ਪੁਪੰਚਾਂ 
(ਪਾਖੰਡਾਂ) ਦਾ ਹੀ ਪ੍ਰ ਦਰਸ਼ਨ ਕਰਦੇ ਫਿਰਦੇ ਹਨ ਅਤੇ ਦਿਨ ਵਿਚ ਹੀ ਲੋਕਾਂ ਨੂੰ ਬਾਜ਼ਾਰ 
ਵਿਚ ਲੁਟ ਲੈਂਦੇ ਹਨ। ਹੌਥੋਂ ਕੌਡੀ ਨਹੀਂ ਦਿੰਦੇ, (ਪਰ ਸਭ ਤੋਂ) ਕੌਡੀ ਕੌਡੀ ਮੰਗ ਲੈਂਦੇ ਹਨ। 
(ਜਿਸ ਨੂੰ) ਪੁੱਤਰੀ ਕਹਿੰਦੇ ਹਨ, ਉਸ ਨਾਲ _ਵਿਭਚਾਰ ਕਰਦੇ ਹਨ। (ਇਸ ਤਰ੍ਹਾਂ ਇਹ) ਲੋਭ 
ਦੇ ਪੈਦਾ ਕੀਤੇ ਹੋਏ ਸੁਆਰਥੀ ਬਣੇ ਫਿਰਦੇ ਹਨ। (ਇਹ) ਕੰਜੂਸੀ ਦੇ ਪੁੱਤਰ ਜਾਂ _ਦਰਿਦੂਤਾ 
ਦੇ ਅਵਤਾਰ _ਹਨ।੧੧੨। 


ਦ੫0 


ਸੀ _ਦਸਮ-ਗੁੁੰਥ ਸਾਹਿਬ 


ਚੱਪਲਾਂ 
ਪਹਤੀ ਬਿਖੈ _ਬਿਸਾਰ ਨ ਡਾਰਹਿ। ਔਰਨ ਪਾਸ ਗਾਲ ਕੋ _ਮਾਰਹਿ। 
ਜਨਿਯਤ ਕਿਸੀ ਦੇਸ ਕੇ ਰਾਜਾ। ਕੌਡੀ ਕੇ ਆਵਤ ਨਹਿ _ਕਾਜਾ। _੧੧੩। 
ਜੌ ਇਨ ਮੌਤੂ ਜੰਤਰ ਸਿਧਿ ਹੋਈ। ਦਰ ਦਰ ਭੀਖਿ ਨ ਮਾਂਗੈ ਕੋਈ। 
ਏਕੈ ਮੁਖ ਤੇ ਮੰਤ੍ਰ ਉਚਾਰੈ। ਧਨ ਸੌ ਸਕਲ ਧਾਮ ਭਰਿ ਡਾਰੈ। ੧੧੪। 


ਰਾਮ ਕ੍ਰਿਸਨ ਏ ਜਿਨੈ _ਬਖਾਨੈ। ਸਿਵ ਬ੍ਰਹਮਾ ਏ ਜਾਹਿ ਪੁਮਾਨੈ। 
ਤੇ ਸਭ ਹੀ ਸ੍ਰੀ ਕਾਲ ਸੰਘਾਰੇ। ਕਾਲ ਪਾਇ ਕੈ ਬਹੁਰਿ ਸਵਾਰੇ। ੧੧੫। 


ਕੇਤੇ ਰਾਮਚੰਦ ਅਰੁ _ਕ੍ਰਿਸਨਾ। ਕੇਤੇ _ਚਤੁਰਾਨਨ ਸਿਵ _ਬਿਸਨਾ। 
ਚੰਦ ਸੂਰਜ ਏ ਕਵਨ _ਬਿਚਾਰੇ। ਪਾਨੀ ਭਰਤ ਕਾਲ ਕੇ ਦ੍ਰਾਰੇ। ੧੧੬। 


ਕਾਲ ਪਾਇ ਸਭ ਹੀ ਏ ਭਏ। ਕਾਲੋ ਪਾਇ ਕਾਲ ਹ੍ਹੈ _ਗਏ। 
ਕਾਲਹਿ ਪਾਇ ਬਹੁਰਿ ਅਵਤਰਿ ਹੈ। _ਕਾਲਹਿ ਕਾਲ ਪਾਇ ਸੰਘਰਿ ਹੈ। _੧੧੭। 


ਰੁ 
ਕਤ 
ਸਿ 
ਕੈ 
ਜੰ 


ਪਰਮੇਸੂ ਤੈ ਮਨ ਮਹਿ ਨਹੀ ਲਜਾਇ। _੧੧੮। 


/ਦਜ ਭਾ 

ਚੱਪਲਾਂ 
ਤਬ _ਦਿਜ ਅਧਿਕ ਕੋਪ ਹ੍ਹੈ ਗਯੋ। ਭਰਭਰਾਇ _ਠਾਢਾ ਉਠਿ ਭਯੋ। 
ਅਬ ਮੈ ਇਹ ਰਾਜਾ ਪੈ ਜੈਹੌ। ਤਹੀ ਬਾਂਧਿ ਕਰਿ ਤੋਹਿ ਮੰਗੈ ਹੋ। ੧੧੯। 


ਕਆੰਰਾ ਲਾਜ 
ਤਬ ਤਿਨ ਕੁਅਰਿ ਦਿਜਹਿ ਗਹਿ ਲਿਆ। ਡਾਰ ਨਦੀ ਕੇ ਭੀਤਰ ਦਿਯਾ। 
ਗੋਤਾ ਪਕਰਿ ਆਠ ਸੈ ਦੀਨਾ। ਤਾਹਿ ਪਵਿਤ੍ਰ ਭਲੀ ਬਿਧਿ _ਕੀਨਾ। ੧੨0। 


ਕਹੀ ਕੁਅਰਿ ਪਿਤੁ ਪਹਿ ਮੈ ਜੈ ਹੋ। ਤੈ ਮੁਹਿ ਡਾਰਾ ਹਾਥ ਬਤੈ ਹੋ। 
ਤੇਰੇ ਦੋਨੋ ਹਾਥ _ਕਟਾਊ। ਤੌ ਰਾਜਾ ਕੀ ਸੁਤਾ _ਕਹਾਊ। _੧੨੧। 


/ਦਜ__ਭਾਚ਼ 


ਇਹ ਸੁਨਿ ਬਾਤ ਮਿਸੂ ਡਰ ਪਯੋ। ਲਾਗਤ ਪਾਇ ਕੁਅਰਿ ਕੇ ਭਯੋ। 
ਸੋਊ ਕਰੋ ਜੁ ਮੋਹਿ ਉਚਾਰੋ। ਤੁਮ ਨਿਜੁ ਜਿਯ ਤੇ ਕੋਪ ਨਿਵਾਰੋ। ੧੨੨॥। 


ਚਰਿਤ੍ਰ ਪਾਖਿਆਨ ੨੫੧ 


ਚੱਪਲਾਂ 
(ਆਪ ਤਾਂ) ਦਾਲ ਵਿਚ ਹਲਦੀ ਨਹੀਂ ਪਾਉਂਦੇ, ਪਰ ਹੋਰਨਾਂ ਪਾਸ ਸ਼ੇਖੀ ਮਾਰਦੇ ਹਨ। 
ਲਗਦੇ ਤਾਂ ਕਿਸੇ ਦੇਸ਼ ਦੇ ਰਾਜੇ ਹਨ, ਪਰ ਕੌਡੀ ਦੇ ਕੰਮ ਵੀ ਨਹੀਂ ਆਉਂਦੇ।੧੧੩। 
ਜੇ ਇਨ੍ਹਾਂ ਮੌਤ੍ਰਾਂ _ਜੰਤ੍ਰਾਂ ਤੋਂ ਸਿੱਧੀ ਪ੍ਰਾਪਤ ਹੁੰਦੀ, ਤਾਂ ਕੋਈ ਦਰ ਦਰ ਭਿਖ ਨ ਮੰਗਦਾ 
ਫਿਰਦਾ। ਮੁਖ ਤੋਂ ਇਕੋ ਮੰਤੁ ਉਚਾਰਨ ਕਰ ਕੇ ਸਾਰੇ ਘਰ ਨੂੰ ਧਨ ਨਾਲ ਭਰ ਲੈਂਦੇ ਹਨ।੧੧੪। 


ਰਾਮ, ਕ੍ਰਿਸ਼ਨ, ਸ਼ਿਵ, ਬ੍ਰਹਮਾ ਆਦਿ ਇਹ ਜਿਤਨੇ ਹੀ ਦਸੇ ਜਾਂਦੇ ਹਨ। ਉਨ੍ਹਾਂ ਸਭ ਨੂੰ 
ਕਾਲ ਨੇ ਮਾਰ ਦਿੱਤਾ ਹੈ ਅਤੇ ਕਾਲ ਨੇ ਹੀ ਉਨ੍ਹਾਂ ਨੂੰ ਫਿਰ ਸਾਜਿਆ ਹੈ।੧੧੫। 


ਵਿਚਾਰੇ ਕੀ _ਹਨ। _ਇਹ ਸਾਰੇ _ਕਾਲ ਦੇ ਦੁਆਰ ਉਤੇ ਪਾਣੀ ਭਰਦੇ _ਹਨ।੧੧੬। 


ਕਾਲ ਦੇ ਪ੍ਰਾਪਤ ਹੋਣ ਤੇ ਹੀ ਇਹ ਸਭ ਹੋਂਦ ਵਿਚ ਆਏ ਅਤੇ ਕਾਲ ਦੇ ਪ੍ਰਾਪਤ ਹੋਣ 


ਤੇ ਇਹ ਕਾਲ-ਵਸ ਹੋ ਗਏ। ਕਾਲ ਦੇ ਪ੍ਰਾਪਤ ਹੋਣ ਤੇ ਫਿਰ ਪ੍ਰਗਟ ਹੁੰਦੇ ਹਨ। ਕਾਲ ਦੇ 
ਪ੍ਰਾਪਤ ਹੋਣ ਤੇ ਫਿਰ ਕਾਲ ਦੁਆਰਾ ਮਾਰੇ ਜਾਂਦੇ _ਹਨ।੧੧੭। 
ਦੰਹਰਾ 

(ਇਕ) ਰਾਖਸ਼ੀ ਦੇ ਸ੍ਰਾਪ ਦੇਣ ਤੇ ਜੋ ਪੱਥਰ _ਬਣ ਜਾਂਦਾ ਹੈ, _ਉਸ ਨੂੰ _ਪਰਮੇਸ਼ੂਰ 
ਕਹਿੰਦਿਆਂ (ਇਹ) ਮਨ ਵਿਚ ਨਹੀਂ _ਲਜਾਉਂਦੇ।੧੧੮। 
ਲਾਹਮਣ ਨੰ _/ਕਹਾ-- 
ਚੱਪਲਾਂ 

ਤਦ ਬ੍ਰਾਹਮਣ ਬਹੁਤ ਕ੍ਰੌਂਧਵਾਨ ਹੋ ਗਿਆ ਅਤੇ ਘਬਰਾ _(“ਭਰਭਰਾਇ”) ਕੇ ਉਠ 
ਖੜੋਤਾ। (ਅਤੇ ਕਹਿਣ ਲਗਿਆ) ਹੁਣ ਮੈਂ ਇਸ ਰਾਜੇ ਕੋਲ ਜਾਂਦਾ ਹਾਂ ਅਤੇ ਤੈਨੂੰ ਬੰਨ੍ਹਵਾ ਕੇ 
ਉਥੇ ਹੀ ਮੰਗਵਾਉ'ਦਾ ਹਾਂ।੧੧੯। 
ਰਾਲ_ਕੁਮਾਗਾ ਨੰ _,ਨਹਾ-- 

ਤਦ ਉਸ ਰਾਜ ਕੁਮਾਰੀ ਨੇ ਬ੍ਰਾਹਮਣ ਨੂੰ ਪਕੜ ਲਿਆ ਅਤੇ ਨਦੀ ਵਿਚ ਸੁਟ ਦਿੱਤਾ। 
(ਉਸ ਨੂੰ) ਪਕੜ ਕੇ ਅੱਠ ਸੌ ਗੋਤੇ ਦਿੱਤੇ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ _ਪਵਿਤੁ 
ਕੀਤਾ।੧੨0। 

ਰਾਜ ਕੁਮਾਰੀ ਕਹਿਣ ਲਗੀ ਕਿ _ਮੈਂ ਪਿਤਾ ਕੋਲ ਜਾਵਾਂਗੀ ਅਤੇ ਦਸਾਂਗੀ ਕਿ ਤੂੰ ਮੈਨੂੰ 
ਹੱਥ ਪਾਇਆ ਹੈ। ਤੇਰੇ ਦੋਵੇ' ਹੱਥ ਕਟਵਾਵਾਂਗੀ। ਤਦ ਹੀ ਰਾਜੇ ਦੀ ਪੁੱਤਰੀ 
ਅਖਵਾਵਾਂਗੀ।੧੨੧। 
ਲਾਹਮਣ ਨੇ /ਕਹਾ-- 

ਇਹ ਗੱਲ ਸੁਣ ਕੇ ਬ੍ਰਾਹਮਣ ਡਰ ਗਿਆ ਅਤੇ ਰਾਜ ਕੁਮਾਰੀ ਦੇ ਪੈਰੀਂ ਪੈ ਗਿਆ। 
(ਕਹਿਣ ਲਗਿਆ ਕਿ ਮੈਂ) ਉਹੀ ਕਰਾਂਗਾ ਜੋ (ਤੂੰ) ਮੈਨੂੰ ਕਹੇਂਗੀ। ਤੂੰ ਆਪਣੇ ਮਨ ਤੋਂ ਕ੍ਰੋਧ 
ਦੂਰ ਕਰ ਦੇ।੧੨੨। 


ਦੇਪ੨ 


ਸੀ ਦਸਮ-ਗੁੁੰਥ ਸਾਹਿਬ 


ਕਆੰਰ ਬਾਜ਼ 


ਤੁਮ ਕਹਿਯਹੁ ਮੈ ਪੁਥਮ _ਅਨਾਯੋ। _ਧਨ _ਨਿਮਿਤਿ ਮੈ _ਦਰਬੁ _ਲੁਟਾਯੋ। 
ਪਾਹਨ ਕੀ ਪੂਜਾ ਨਹਿ _ਕਰਿਯੈ। ਮਹਾ ਕਾਲ ਕੇ _ਪਾਇਨ _ਪਰਿਯੈ। ੧੨੩॥। 
ਕਾੜਯੋਂ ਥਾਲ 
ਤਬ _ਦਿਜ ਮਹਾ ਕਾਲ ਕੋ _ਧ੍ਯਾਯੋ। _ਸਰਿਤਾ ਮਹਿ _ਪਾਹਨਨ _ਬਹਾਯੋ। 
ਦੂਜੇ _ਕਾਨ ਨ ਕਿਨਹੂੰ _ਜਾਨਾ। ਕਹਾ _ਮਿਸੂ _ਪਰ _ਹਾਲ _ਬਿਹਾਨਾ। _੧੨੪। 
ਦੰਹਰਾ 
ਇਹ ਛਲ ਸੌ ਮਿਸਰਹਿ _ਛਲਾ ਪਾਹਨ ਦਏ _ਬਹਾਇ। 


ਮਹਾ ਕਾਲ ਕੋ _ਸਿਖ੍ਯ ਕਰਿ _ਮਦਰਾ ਭਾਂਗ ਪਿਵਾਇ। __੧੨੫। ੧। 


/ਛੰਤਾ ਹੰ ਗਾਰ ੫ਲ੍ਹਯਾਨੇ /ਤੈਯਾ ਲਾੰਠੇਤ੍ਂ ਅੰਤਾਂ ਭੂਪ ਨੰਠਾਦੇ ਦੋਇ ਸੈਂ /ਡਇਿਆਲ਼ਨੇ ਲਾਰਤ੍ਹ _ਸ਼ਆਪਤਮਆ 


ਗਤ ਨਭਨ ਸਤ ੨੬੬/ ੪5੯੫) #ਫੀ/ 


ਚੱਪਣ/ 
ਰੂਪ ਸੈਨ ਇਕ _ਨ੍ਰਿਪਤਿ _ਸੁਲਛਨ। _ਤੇਜਵਾਨ ਬਲਵਾਨ _ਬਿਚਛਨ। 
ਸਕਲ ਮਤੀ ਤਾ ਕੇ ਘਰ ਦਾਰਾ। ਜਾ ਸਮ ਕਹੂੰ ਨ ਰਾਜ ਕੁਮਾਰਾ। ੧। 


ਤਹਿ ਇਕ ਬਸੈ ਤੁਰਕਨੀ ਨਾਰੀ। ਤਿਹ ਸਮ ਰੂਪ ਨ ਮੈਨ ਦੁਲਾਰੀ। 
ਤਿਨ ਰਾਜਾ ਕੀ ਛਬਿ ਨਿਰਖੀ। ਮੋਹਿ ਰਹੀ ਤਰੂਨੀ ਤਾ ਪਰ ਤਬ। ੨। 


ਰੂਪ ਸੈਨ ਪਹਿ ਸਖੀ _ਪਠਾਈ। _ਲਗੀ _ਲਗਨ _ਤੁਹਿ ਸਾਥ _ਜਤਾਈ। 
ਇਕ ਦਿਨ ਮੁਰਿ ਕਹਿਯੋ ਸੇਜ ਸੁਹੈਯੈ। ਨਾਥ _ਸਨਾਥ _ਅਨਾਥਹਿ ਕੈਯੈ। ੩। 


ਇਮਿ ਦੂਤੀ ਪ੍ਰਤਿ ਨ੍ਰਿਪਤਿ _ਉਚਾਰਾ। ਤ੍ਰਿਯ _ਆਗੇ _ਪਤਿ _ਜਿਯਤ _ਤਿਹਾਰਾ। 
ਜੋ ਤੋ ਪੁਥਮ ਕਾਜਿਯਹਿ ਮਾਰੈ। ਤਿਹ ਪਾਛੇ ਮੁਹਿ ਸੈਗਿ ਬਿਹਾਰੈ। ੪। 

ਸੁਨਿ ਸਹਚਰਿ ਤਿਹ ਜਾਇ ਜਤਾਈ। ਨ੍ਰਿਪ ਹਮ ਕੋ ਇਮਿ ਭਾਖ ਸੁਨਾਈ। 
ਜੌ ਤੈ ਪੁਥਮ _ਕਾਜਿਯਹਿ ਘਾਵੈ। ਤਿਹ ਉਪਰਾਂਤ ਬਹੁਰਿ ਮੁਹਿ ਪਾਵੈ। ੫। 


ਸੁਨਿ ਤ੍ਰਿਯ ਬਾਤ ਚਿਤ ਮਹਿ ਰਾਖੀ। ਔਰ ਨ ਕਿਸੀ ਔਰਤਹਿ ਭਾਖੀ। 
ਰੈਨਿ ਸਮੈ ਕਾਜੀ ਜਬ _ਆਯੋ। _ਕਾਢਿ ਕ੍ਰਿਪਾਨ ਸੋਵਤਹਿ ਘਾਯੋ। _੬। 


ਤਾ ਕੋ ਕਾਟਿ ਮੂੰਡ ਕਰਿ ਲਿਯੋ। ਲੈ ਰਾਜਾ ਕੇ ਹਾਜਰ ਕਿਯੋ। 
ਤਵ ਨਿਮਿਤ ਕਾਜੀ ਮੈ ਘਾਯੋ। ਅਬ ਮੁਹਿ ਸੰਗ ਕਰੋਂ ਮਨ ਭਾਯੋ। _੭। 


ਜਬ ਸਿਰ ਨਿਰਖਿ ਨ੍ਰਿਪਤਿ ਤਿਹ ਲਯੋ। ਮਨ ਕੇ ਬਿਖੈ ਅਧਿਕ ਡਰ ਪਯੋ। 
ਪਤਿ ਮਾਰਤ ਜਿਹ ਲਗੀ ਨ _ਬਾਰਾ। ਕਾ _ਉਪਪਤਿ ਤਿਹ _ਅਗੂ _ਬਿਚਾਰਾ। ੮। 


ਚਰਿਤ੍ਰ ਪਾਖਿਆਨ ੨੫੩ 


ਰਾਜ _ਕੁਸਾਗਾ ਨੰ _,ਨਹਾ-- 

ਤੂੰ ਕਹੀਂ ਕਿ (ਮੈਂ) ਪਹਿਲਾਂ ਇਸ਼ਨਾਨ ਕੀਤਾ ਹੈ ਅਤੇ (ਅਗਲੇ ਜਨਮ _ਵਿਚ ਅਧਿਕ) 
ਧਨ ਪ੍ਰਾਪਤ ਕਰਨ ਲਈ _ਦਰਬ _ਲੁਟਾਇਆ ਹੈ। (ਤੂੰ ਹੁਣ) ਪੱਥਰ ਦੀ ਪੂਜਾ ਨਹੀਂ ਕਰੇਂਗਾ 
ਅਤੇ ਮਹਾ ਕਾਲ ਦੇ ਚਰਨੀ ਲਗੇੱਗਾ।੧੨੩। 
ਕਵੀ ਦਾ ਕਥਨ ਹੈ-- 


ਤਦ ਬ੍ਰਾਹਮਣ ਨੇ ਮਹਾ _ਕਾਲ _ਦੀ ਪੂਜਾ _ਕੀਤੀ ਅਤੇ ਪੱਥਰ _(ਸਾਲਿਗ੍ਰਾਮ) ਨੂੰ ਨਦੀ 
ਵਿਚ ਵਹਾ ਦਿੱਤਾ। ਦੂਜੇ ਕੰਨ ਤਕ ਕਿਸੇ ਨੇ ਨ ਜਾਣਿਆ ਕਿ ਬ੍ਰਾਹਮਣ ਉਤੇ ਕੀ ਬੀਤੀ 
ਹੈ।੧੨੪। 
ਦੰਹਰਾ 


੨ 


ਇਸ ਛਲ ਨਾਲ (ਰਾਜ ਕੁਮਾਰੀ ਨੇ) ਬ੍ਰਾਹਮਣ ਨੂੰ ਛਲ ਲਿਆ ਅਤੇ ਪੱਥਰ ਨੂੰ ਰੋੜ 


ਦਿੱਤਾ। (ਉਸ ਨੂੰ) ਸ਼ਰਾਬ ਅਤੇ ਭੰਗ ਪਿਆ ਕੇ ਮਹਾ ਕਾਲ ਦਾ ਸੇਵਕ ਬਣਾ ਦਿੱਤਾ।੧੨੫। 

/ਏਥੇਂ ਗੰ ਗਾਰਤੂੱਪ/ੰਮਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸ਼ੰਲਾਦ ਦੇ ੨੬ਵੇ' ਗਰਤ_ ਦੀ ਸਮਘਤ 

ਭਾ ਲਭ ਹੰ/ ੨੬੬੪ ੫5੯੫/ ਚਲਦਾ? 
ਜੱਪਣਾ 

ਰੂਪ ਸੈਨ ਨਾਂ ਦਾ ਇਕ ਰਾਜਾ ਸੀ ਜੋ ਚੈਗਿਆਂ ਲੱਛਣਾਂ ਵਾਲਾ, _ਤੇਜਵਾਨ, ਬਲਵਾਨ 
ਅਤੇ ਸੂਝਵਾਨ _ਸੀ। ਸਕਲ _ਮਤੀ ਉਸ _ਦੀ ਇਸਤਰੀ ਸੀ, ਜਿਸ _ਵਰਗੀ _ਕਿਤੇ ਕੋਈ _ਰਾਜ 
ਕੁਮਾਰੀ ਵੀ ਨਹੀਂ __ਸੀ।੧। 

ਉਥੇ ਇਕ ਤੁਰਕ (ਮੁਸਲਮਾਨ) ਇਸਤਰੀ ਰਹਿੰਦੀ ਸੀ। ਉਸ ਵਰਗਾ _ਕਾਮ ਦੇਵ ਦੀ 
ਪਤਨੀ (ਰਤੀ) ਦਾ ਵੀ ਰੂਪ ਨਹੀਂ ਸੀ। ਉਸ ਨੇ ਜਦ ਰਾਜੇ ਦੀ ਸੁੰਦਰਤਾ ਨੂੰ ਵੇਖਿਆ, ਤਦ 
ਉਹ ਨੌਜਵਾਨ ਇਸਤਰੀ ਉਸ ਉਤੇ ਮੋਹਿਤ ਹੋ__ਗਈ।੨। 

(ਉਸ _ਤੁਰਕਨੀ ਨੇ) ਰੂਪ ਸੈਨ ਪ੍ਰਤਿ ਆਪਣੀ _ਸਖੀ_ਭੇਜੀ ਅਤੇ 
ਪ੍ਰੇਮ-ਲਗਨ ਬਾਰੇ ਜਾਣਕਾਰ _ਕੀਤਾ। _ਅਤੇ ਕਿਹਾ ਕਿ ਇਕ ਦਿਨ ਮੇਰੀ 
ਕਰੋ। ਹੇ ਨਾਥ! (ਮੈਨੂੰ) ਅਨਾਥ ਨੂੰ _ਸਨਾਥ _ਕਰ _ਦਿਓ।੩। 

ਰਾਜੇ ਨੇ ਦੂਤੀ ਪੂਤਿ ਇਸ ਤਰ੍ਹਾਂ ਕਿਹਾ-- ਹੇ ਇਸਤਰੀ! ਤੇਰਾ ਅਗਲਾ ਪਤੀ _ਜੀਉਂਦਾ 
ਹੈ। ਜੇ ਤ? ਪਹਿਲਾਂ ਕਾਜ਼ੀ ਨੂੰ ਮਾਰ ਦੇਏਂ, (ਤਦ) ਉਸ ਪਿਛੋਂ ਮੇਰੇ ਨਾਲ ਵਿਹਾਰ _ਕਰੀਂ1੪। 


(ਇਹ ਗੱਲ) ਸੁਣ ਕੇ ਸਖੀ ਨੇ ਉਸ ਨੂੰ ਜਾ ਦਸਿਆ ਕਿ ਰਾਜੇ ਨੇ ਮੈਨੂੰ ਇਸ ਤਰ੍ਹਾਂ 
ਕਿਹਾ ਹੈ। ਜੇ ਤੂੰ ਪਹਿਲਾਂ ਕਾਜ਼ੀ ਨੂੰ ਮਾਰ ਦੇਏਂ, ਉਸ ਉਪਰੰਤ ਫਿਰ ਮੈਨੂੰ ਪ੍ਰਾਪਤ ਕਰੀਂ।੫। 


ਨੂੰ ਸੁਸ਼ੋਭਿਤ 


ਉਸ ਨੂੰ (ਆਪਣੀ) 
ਸੇਜ 


(ਉਸ) ਇਸਤਰੀ ਨੇ ਇਹ ਗੱਲ ਸੁਣ ਕੇ ਚਿਤ ਵਿਚ ਹੀ ਰਖੀ ਅਤੇ ਕਿਸੇ ਹੋਰ 
ਇਸਤਰੀ ਨਾਲ ਸਾਂਝੀ ਨ _ਕੀਤੀ। ਰਾਤ ਵੇਲੇ ਜਦ ਕਾਜ਼ੀ ਆਇਆ ਤਾਂ ਤਲਵਾਰ ਕਢ ਕੇ 
ਸੁੱਤੇ ਹੋਏ ਨੂੰ _ਮਾਰ _ਦਿੱਤਾ।੬। 

ਉਸ ਦਾ ਸਿਰ ਕਟ ਲਿਆ ਅਤੇ ਰਾਜੇ ਦੇ (ਸਾਹਮਣੇ) ਹਾਜ਼ਰ ਕਰ _ਦਿੱਤਾ। (ਅਤੇ 
ਕਹਿਣ ਲਗੀ!) ਤੇਰੇ ਲਈ ਮੈਂ ਕਾਜ਼ੀ ਨੂੰ ਮਾਰ ਦਿੱਤਾ ਹੈ। ਹੁਣ ਮੇਰੇ ਨਾਲ ਮਨ ਚਾਹਿਆ 
ਰਮਣ ਕਰੋਂ ।੭। 

ਜਦ ਉਸ ਦਾ ਸਿਰ ਰਾਜੇ ਨੇ ਵੇਖਿਆ ਤਾਂ ਮਨ ਵਿਚ ਬਹੁਤ ਡਰ _ਗਿਆ। (ਸੋਚਣ 
ਲਗਾ ਕਿ) ਜਿਸ ਨੂੰ ਪਤੀ ਮਾਰਨ ਲਗਿਆਂ ਦੇਰ ਨਹੀਂ ਲਗੀ, ਤਾਂ ਉਸ ਸਾਹਮਣੇ ਉਪ-ਪਤੀ 
(ਪ੍ਰੇਮੀ) ਵਿਚਾਰਾ _ਕੀ _ਹੈ।੮। 


੨੫੪ 


ਸੀ _ਦਸਮ-ਗੁੁੰਥ ਸਾਹਿਬ 


ਧਿਕ ਧਿਕ _ਬਚ ਤਿਹ ਤ੍ਰਿਯਹ _ਉਚਾਰਾ। ਭੋਗ ਕਰਬ ਮੈ _ਤਜਾ _ਤਿਹਾਰਾ। 
ਤ੍ਰਿਯ ਪਾਪਨਿ ਤੈ ਭਰਤਾ ਘਾਯੋ। ਤਾ ਤੇ ਮੋਹਿ ਅਧਿਕ ਡਰ ਆਯੋ। ੯। 


ਅਬ ਤੈ ਜਾਹਿ ਪਾਪਨੀ ਤਹੀ। ਨਿਜ _ਕਰ ਨਾਥ _ਸੰਘਾਰਾ ਜਹੀ। 
ਅਬ ਤੇਰੋ ਸਭ ਹੀ _ਧ੍ਰਿਗ ਸਾਜਾ। ਅਬ ਹੀ ਲਗਿ ਜੀਵਤ _ਨਿਰਲਾਜਾ। _੧0। 


ਦੰਹਰਾ 
ਹਿਤ ਮੇਰੇ ਜਿਨ ਪਤਿ _ਹਨਾ ਕੀਨਾ ਬਡਾ _ਕੁਕਾਜ। 
ਜਮਧਰ ਮਾਰਿ ਨ ਮਰਤ ਹੈ ਅਬ ਲੋ ਜਿਯਤ _ਨਿਲਾਜ। _੧੧। 


ਚੱਪਣਾ 
ਸੁਨਤ ਬਚਨ _ਏ ਨਾਰਿ ਰਿਸਾਈ। ਲਜਿਤ ਭਈ ਘਰ ਕੋ ਫਿਰੀ ਆਈ। 
ਪਤਿ ਕੋ _ਮੂੰਡ ਤਿਸੀ ਘਰ ਡਾਰਾ। ਆਇ ਧਾਮ ਇਸ ਭਾਤਿ ਪੁਕਾਰਾ। ੧੨। 


ਪ੍ਰਾਤ ਭਏ _ਸਭ ਲੋਗ _ਬੁਲਾਏ। _ਸਭਹਿਨ _ਕਾਜੀ ਮ੍ਰਿਤਕ _ਦਿਖਾਏ। 
ਸ੍ਰੋਤ ਧਾਰ ਪਰਤ ਜਿਹ ਗਈ। ਸੋਮਗੁ ਹ੍ਹੈ ਕਰਿ ਖੋਜਤ ਭਈ। ੧੩। 


ਜਹ ਜਹ ਜਾਇ ਸ੍ਰੋਨ ਕੀ ਧਾਰਾ। ਤਿਹ ਹੇਰਤ ਜਨ ਚਲੇ ਅਪਾਰਾ। 
ਤਹ _ਸਭਹੂੰ ਲੈ _ਠਾਢੋ _ਕੀਨਾ। ਜਹ _ਨਿਜੁ ਹਾਥ _ਡਾਰਿ ਸਿਰ ਦੀਨਾ। _੧੪। 


ਮੂੰਡ _ਕਟ੍ਯੋ _ਸਭਹਿਨ _ਲਖਿ ਪਾਯੋ। ਇਹ ਕਾਜੀ ਯਾਹੀ ਨ੍ਰਿਪ ਘਾਯੋ। 
ਤਾ ਕਹ ਬਾਧਿ ਲੈ ਗਏ ਤਹਾ। ਜਹਾਂਗੀਰ ਬੈਠਾ ਥੋ _ਜਹਾ। _੧੫। 


ਸਭ ਬ੍ਰਿਤਾਤ ਕਹਿ ਪ੍ਰਥਮ ਸੁਨਾਯੋ। __ਇਹ ਕਾਜੀ ਰਾਜੈ ਇਨ ਘਾਯੋ। 
ਹਜਰਤਿ _ਬਾਧਿ ਤ੍ਰਿਯਹਿ ਕਹ _ਦੀਨਾ। ਭੇਦ ਕਛੂ _ਜਿਯ ਮਾਝ ਨ ਚੀਨਾ। _੧੬। 


ਮਾਰਨ ਕੌ ਲੈ ਤਾਹਿ ਸਿਧਾਈ। ਆਂਖਿਨ ਹੀ ਮਹਿ _ਨ੍ਰਿਪਹਿ ਜਤਾਈ। 
ਮੁਰ ਜਿਯ ਰਾਖੁ ਕਹੈ ਸੌਕਰਿ ਹੋ। ਲੈ ਘਟ ਸੀਸ ਪਾਨਿ ਕੌ ਭਰਿ ਹੋ। ੧੭। 


ਤਬ ਸੁੰਦਰਿ ਇਹ ਭਾਤਿ ਬਿਚਾਰੋ। ਅਬ ਮਾਨਾ ਨ੍ਰਿਪ ਕਹਾ ਹਮਾਰੋ। 
ਤਾ ਕੌ ਛਾਡਿ ਹਾਥ ਤੇ ਦੀਨਾ। ਖੂਨ _ਬਖਸ੍ਯੋ ਮੈ ਇਹ _ਕੀਨਾ। ੧੮। 


ਪ੍ਰਥਮਹਿ ਛਾਡਿ _ਮਿਤੂ _ਕਹ ਦੀਨਾ। _ਪੁਨ ਇਹ _ਭਾਤਿ ਉਚਾਰਨ _ਕੀਨਾ। 
ਅਬ ਮੈ ਸੈਰ ਮਕਾ ਕੇ ਜੈ ਹੋ। ਮਰੀ ਤ ਗਈ ਜਿਯਤ ਫਿਰਿ ਐ ਹੋ। ੧੯। 


ਚਰਿਤ੍ਰ ਪਾਖਿਆਨ ੨੫੫ 


ਉਸ ਨੇ (ਉਸ) ਇਸਤਰੀ ਪੁਤਿ _'ਧਿਕਾਰ _ਧਿਕਾਰ” ਦੇ ਬਚਨ ਕਹੇ (ਅਤੇ ਫਿਰ 
ਕਿਹਾ--) ਮੈਂ ਤੇਰੇ ਨਾਲ ਭੋਗ ਕਰਨਾ ਤਿਆਗ ਦਿੱਤਾ ਹੈ। ਹੇ _ਪਾਪਣ ਇਸਤਰੀ! ਤੂੰ ਆਪਣਾ 
ਪਤੀ ਮਾਰ ਦਿੱਤਾ ਹੈ, ਇਸ ਲਈ ਮੈਨੂੰ ਬਹੁਤ ਡਰ ਲਗ _ਗਿਆ ਹੈ।੯। 

ਹੇ ਪਾਪਣੇ! ਹੁਣ ਤੂੰ ਉਥੇ ਹੀ ਜਾ, ਜਿਥੇ ਤੂੰ ਆਪਣੇ ਹੱਥ ਨਾਲ ਪਤੀ ਨੂੰ ਮਾਰਿਆ ਹੈ। 
ਹੁਣ ਤੇਰਾ _ਸਾਰਾ _ਸਾਜ _ਸ਼ਿੰਗਾਰ ਲਾਹਨਤ _ਪਾਣ ਯੋਗ ਹੈ। ਹੇ _ਨਿਰਲਜ! ਤੂੰ ਹੁਣ ਤਕ 
ਜੀਉ'ਦੀ _ਹੈ!।੧0। 
ਦੰਹਰਾ 

ਮੇਰੇ ਲਈ ਜਿਸ ਨੇ ਆਪਣਾ ਪਤੀ ਮਾਰ ਕੇ ਬੜਾ ਮਾੜਾ ਕੰਮ ਕੀਤਾ ਹੈ, (ਉਹ) 
ਜਮਧਾੜ _(ਕਟਾਰ) ਮਾਰ ਕੇ ਮਰਦੀ (ਕਿਉਂ) ਨਹੀਂ ਅਤੇ _ਨਿਰਲਜ _ਅਜੇ ਤਕ _ਜੀਉਦੀ 
ਹੈ।੧੧। 
ਚੱਪਣਾ 

ਇਹ ਬਚਨ ਸੁਣ ਕੇ (ਉਹ) ਇਸਤਰੀ ਬਹੁਤ ਕ੍ਰੋਧਿਤ ਹੋਈ ਅਤੇ ਲਜਿਤ ਹੋ. ਕੇ 
ਨੂੰ ਪਰਤ ਆਈ। ਪਤੀ ਦਾ ਸਿਰ ਉਸੇ (ਰਾਜੇ) ਦੇ ਘਰ ਛਡ ਦਿੱਤਾ ਅਤੇ ਘਰ ਆ ਕੇ 


ਘਰ 
ਇਸ 
ਤਰ੍ਹਾਂ _ਪੁਕਾਰਨ _ਲਗੀ।੧੨। 

ਸਵੇਰ ਹੁੰਦਿਆਂ ਹੀ ਸਭ ਲੋਕ ਬੁਲਾ ਲਏ ਅਤੇ ਸਾਰਿਆਂ ਨੂੰ ਮਰਿਆ ਹੋਇਆ ਕਾਜ਼ੀ 
ਵਿਖਾਇਆ। ਜਿਥੇ ਲਹੂ _ਦੀ _ਧਾਰ ਪਈ ਹੋਈ ਸੀ, _ਉਸੇ _ਰਸਤੇ ਉਤੇ _ਖੋਜਣ ਲਈ _ਚਲ 
ਪਈ।੧੩। 

ਜਿਥੇ ਜਿਥੇ ਲਹੂ _ਦੀ _ਧਾਰ ਚਲਦੀ ਗਈ, _ਉਸੇ ਵਲ ਵੇਖਦੇ ਹੋਇਆਂ ਬਹੁਤ ਸਾਰੇ 
ਲੋਕ ਚਲ _ਪਏ। _ਸਭ ਨੂੰ ਉਥੇ ਲਿਆ ਖੜਾ ਕੀਤਾ ਜਿਥੇ (ਉਸ ਨੇ) ਆਪਣੇ ਹੱਥ _ਨਾਲ 
(ਕਾਜ਼ੀ ਦਾ) ਸਿਰ ਸੁਟਿਆ ਸੀ।੧੪। 

ਕਟਿਆ ਹੋਇਆ ਸਿਰ _ਸਾਰਿਆਂ ਨੇ ਵੇਖਿਆ (ਅਤੇ ਸੋਚਿਆ ਕਿ) ਇਸੇ ਰਾਜੇ ਨੇ 
ਕਾਜ਼ੀ ਨੂੰ _ਕਤਲ ਕੀਤਾ ਹੈ। ਉਸ ਨੂੰ ਬੰਨ੍ਹ ਕੇ ਉਥੇ ਲੈ ਗਏ, ਜਿਥੇ ਜਹਾਂਗੀਰ (ਦਰਬਾਰ 
ਲਗਾ ਕੇ) ਬੈਠਾ _ਸੀ।੧੫। 

(ਸਭ ਨੇ) ਪਹਿਲਾਂ (ਬਾਦਸ਼ਾਹ ਨੂੰ) ਸਾਰਾ ਬ੍ਰਿਤਾਂਤ ਸੁਣਾ ਦਿੱਤਾ (ਅਤੇ _ਕਿਹਾ--) ਇਸ 
ਰਾਜੇ ਨੇ ਇਸ ਕਾਜ਼ੀ ਨੂੰ ਮਾਰਿਆ ਹੈ। ਬਾਦਸ਼ਾਹ ਨੇ (ਰਾਜੇ ਨੂੰ) ਬੰਨ੍ਹ ਕੇ ਇਸਤਰੀ ਦੇ ਹਵਾਲੇ 
ਕਰ ਦਿੱਤਾ। ਪਰ ਕਿਸੇ ਨੇ ਵੀ (ਆਪਣੇ) ਹਿਰਦੇ ਵਿਚ (ਅਸਲ) ਭੇਦ ਨੂੰ ਨਹੀਂ 
ਸਮਝਿਆ।੧੬। 

(ਤੁਰਕਨੀ) ਉਸ ਨੂੰ ਮਾਰਨ ਲਈ ਲੈ ਕੇ ਚਲ ਪਈ ਅਤੇ ਅੱਖਾਂ ਨਾਲ ਹੀ ਰਾਜੇ ਨੂੰ 
ਸਮਝਾ ਦਿੱਤਾ ਕਿ ਜੇ ਮੇਰੀ ਜਿੰਦ ਰਖ ਲਵੇ ਤਾਂ ਜੋ ਕਹੇਂ, ਉਹੀ ਕਰਾਂਗਾ। ਸਿਰ ਉਤੇ ਘੜਾ 
ਚੁਕ ਕੇ ਪਾਣੀ ਭਰਾਂਗਾ।੧੭। 

ਤਦ ਸੁੰਦਰੀ ਨੇ ਇਸ ਤਰ੍ਹਾਂ ਵਿਚਾਰ ਕੀਤਾ ਕਿ ਹੁਣ ਰਾਜੇ ਨੇ ਮੇਰਾ ਕਿਹਾ ਮੰਨ ਲਿਆ 
ਹੈ। ਉਸ ਨੂੰ ਆਪਣੇ ਹੌਥੋਂ _ਛਡ ਦਿੱਤਾ (ਅਤੇ _ਕਿਹਾ--) ਮੈਂ ਇਸ ਦਾ ਕੀਤਾ ਖੂਨ ਬਖ਼ਸ਼ 
ਦਿੱਤਾ ਹੈ।੧੮। 

ਪਹਿਲਾਂ ਮਿਤਰ ਨੂੰ ਛਡ ਦਿੱਤਾ ਅਤੇ ਫਿਰ ਇਸ ਤਰ੍ਹਾਂ ਕਿਹਾ-- ਹੁਣ ਮੈਂ ਮੌਕੇ ਦੀ 
ਯਾਤਰਾ ਨੂੰ _ਜਾਵਾਂਗੀ। ਜੇ ਮਰ ਗਈ, ਤਾਂ ਵਾਹ _ਭਲਾ। _ਅਤੇ ਜੇ _ਜੀਉਂਦੀ ਰਹੀ ਤਾਂ ਪਰਤ 
ਆਵਾਂਗੀ।੧੯। 


੨੫੬ 


ਸੀ_ਦਸਮ-ਗੁੁੰਥ ਸਾਹਿਬ 


ਲੋਗਨ ਸੈਰ _ਭਵਾਰੋ ਦਿਯੋ। ਆਪੁ ਪੈਂਡ ਤਿਹ ਗ੍ਰਿਹ ਕੌ ਲਿਯੋ। 

ਤਾਹਿ ਨਿਰਖਿ ਰਾਜਾ _ਡਰਪਾਨਾ। _ਕਾਮ _ਭੋਗ ਤਿਹ ਸੰਗ _ਕਮਾਨਾ। _੨0। 
ਲੋਗ ਕਹੈ ਮਕਾ ਕਹ ਗਈ। ਹੁਆਂ ਕੀ ਸੁਧਿ ਕਿਨਹੂੰ ਨਹਿ ਲਈ। 

ਕਹਾ ਬਾਲ ਇਨ _ਚਰਿਤ ਦਿਖਾਯੋ। ਕਿਹ ਛਲ ਸੌ ਕਾਜੀ ਕਹ _ਘਾਯੋ। _੨੧। 
ਇਹ ਛਲ ਸਾਥ _ਕਾਜਿਯਹਿ _ਮਾਰਾ। ਬਹੁਰਿ ਮਿਤ ਕਹ _ਚਰਿਤ _ਦਿਖਾਰਾ। 
ਇਨ ਕੀ ਅਗਮ _ਅਗਾਧਿ _ਕਹਾਨੀ। ਦਾਨਵ ਦੇਵ ਨ _ਕਿਨਹੂੰ _ਜਾਨੀ। ੨੨। ੧। 


/ਛੰਤਾ ਹੀੰ ਗਾਨਤ੍ ੫ਲ੍ਹਯਾਨ ਤਰਲਾ ਗਾਠਤੋ ਮੰਤ ਝੂਪ ਅੰਭਾਦੇ ਲੋਟ ਐਂ ਸ਼ਤਯਨੈ ਲਾਂਨਤਹ _ ਸਆਖਤਮ 
ਗਤ ਨਭ#ਆ ਸਤ? _੨੬੭/ ੫੨%੭/ #ਫਹੀ/ 
ਚੱਪਲਾਂ 
ਚੰਪਾਵਤੀ ਨਗਰ _ਦਿਸਿ _ਦਛਿਨ। _ਚੰਪਤ ਰਾਇ _ਨ੍ਰਿਪਤਿ _ਸੁਭ _ਲਛਨ। 
ਚੰਪਾਵਤੀ ਧਾਮ _ਤਿਹ _ਦਾਰਾ। ਜਾ ਸਮ ਕਹੂੰ ਨ ਰਾਜ ਦੁਲਾਰਾ। _੧। 


. ਚੰਪਕਲਾ _ਦੁਹਿਤਾ _ਤਾ ਕੇ ਗ੍ਰਿਹ । ਰੂਪਮਾਨ ਦੁਤਿਮਾਨ ਅਧਿਕ _ਵਹ। 
ਜਬ ਤਿਹ ਅੰਗ ਮੈਨਤਾ ਵਈ। _ਲਰਿਕਾਪਨ ਕੀ ਸੁਧਿ ਬੁਧਿ ਗਈ। _੨। 


ਹੁਤੋ ਬਾਗ ਇਕ ਤਹਾ ਅਪਾਰਾ। ਜਿਹ ਸਰ _ਨੰਦਨ ਕਹਾ _ਬਿਚਾਰਾ। 
ਤਹਾ ਗਈ ਵਹੁ _ਕੁਅਰਿ ਮੁਦਿਤ ਮਨ। ਲਏ ਸੁੰਦਰੀ ਸੰਗ ਕਰਿ _ਅਨਗਨ। _੩। 
ਤਹ ਨਿਰਖਾ ਇਕ ਸਾਹ _ਸਰੂਪਾ। _ਸੂਰਤਿ _ਸੀਰਤਿ _ਮਾਝਿ _ਅਨੂਪਾ। 
ਰੀਝੀ ਕੁਅਰਿ ਅਟਕਿ ਗੀ ਤਬ ਹੀ। _ ਸੁੰਦਰ ਸੁਘਰ ਨਿਹਾਰਿਯੋ ਜਬ ਹੀ। ੪। 


ਸਭ ਸੁਧਿ ਭੂਲਿ ਸਦਨ ਕੀ ਗਈ। ਆਠ ਟੂਕ ਤਿਹ ਉਪਰ ਭਈ। 
ਗ੍ਰਿਹ ਐਬੇ ਕੀ ਬੁਧਿ ਨ ਆਈ। ਤਹੀ ਉਧਰਿ ਤਿਹ ਸੰਗ ਸਿਧਾਈ। ੫। 


ਸਹਚਰਿ ਭੇਦ ਚਰਿਤ ਇਕ _ਜਾਨਾ। ਇਹ ਬਿਧਿ ਸਾਥ ਚਰਿਤ੍ਰ ਪ੍ਰਮਾਨਾ। 
ਰੋਇ ਰੋਇ ਧੁਨਿ ਊਚ ਪੁਕਾਰੈ। ਦੈ ਦੈ ਮੂੰਡ ਧਰਨਿ ਸੌ ਮਾਰੈ। ੬। 


ਚੰਪਕਲਾ _ਰਾਜਾ ਕੀ _ਜਾਈ। _ਰਾਛਸ ਗਹੀ _ਆਨਿ _ਦੁਖਦਾਈ। 
ਤਾਹਿ ਛੁਰੈਯੈ ਜਾਨ ਨ _ਦੀਜੈ। _ਬੇਗਹਿ ਬਧ ਦਾਨਵ ਕੋ _ਕੀਜੈ। ੭। 


ਏ ਸੁਨਿ ਬੈਨ ਲੋਗ ਸਭ _ਧਾਏ। ਕਾਢੇ ਖੜਗ ਬਾਗ ਮੈ ਆਏ। 
ਦੈਤ ਵੈਤ ਤਹ ਕਛੁ ਨ ਨਿਹਾਰਾ। ਚਕ੍ਰਿਤ ਭੇ ਜਿਯ ਮਾਝ _ਬਿਚਾਰਾ। ੮। 


ਹਰਿ ਦਾਨਵ ਤਿਹ _ਗਯੋਂ _ਅਕਾਸਾ। ਰਾਜ ਕੁਅਰਿ _ਤੇ ਭਏ ਨਿਰਾਸਾ। 
ਰੋਇ ਪੀਟ ਦੁਹਿਤਾ ਕਹ ਹਾਰੇ। ਰਾਜਾ ਭਏ ਅਧਿਕ ਦੁਖਿਯਾਰੇ। ੯। 


ਚਰਿਤ੍ਰ ਪਾਖਿਆਨ ੨੫੭ 


੨ 


ਲੋਕਾਂ ਨੂੰ ਯਾਤਰਾ ਦਾ ਭਰਮ ਪਾ ਦਿੱਤਾ ਅਤੇ ਆਪ ਉਸ (ਰਾਜੇ) ਦੇ ਘਰ ਦਾ ਰਸਤਾ 


ਲਿਆ। ਉਸ ਨੂੰ ਵੇਖ ਕੇ ਰਾਜਾ ਡਰ ਗਿਆ ਅਤੇ ਉਸ ਨਾਲ ਕਾਮ ਭੋਗ _ਕੀਤਾ।੨0। 


ਲੋਕੀਂ ਕਹਿੰਦੇ ਕਿ ਮੌਕੇ ਨੂੰ ਗਈ ਹੈ, ਪਰ ਉਥੋਂ ਦੀ ਖ਼ਬਰ ਕਿਸੇ ਨੇ ਨ ਲਈ। (ਉਸ) 
ਇਸਤਰੀ ਨੇ ਕੀ ਚਰਿਤਰ ਵਿਖਾਇਆ ਅਤੇ ਕਿਸ ਛਲ ਨਾਲ ਕਾਜ਼ੀ ਨੂੰ ਕਤਲ _ਕੀਤਾ।੨੧। 


ਇਸ ਛਲ ਨਾਲ ਕਾਜ਼ੀ ਨੂੰ ਮਾਰਿਆ ਅਤੇ ਫਿਰ ਮਿਤਰ ਨੂੰ ਚਰਿਤ੍ਰ ਵਿਖਾਇਆ। ਇਨ੍ਹਾਂ 
(ਇਸਤਰੀਆਂ) ਦੀ ਕਹਾਣੀ ਅਗਮ _ਅਤੇ _ਅਗਾਧ _ਹੈ। _(ਇਸ ਨੂੰ) ਦੇਵਤਿਆਂ ਅਤੇ ਦੈੱਤਾਂ 
ਵਿਚੋਂ ਕਿਸੇ ਨੇ ਵੀ ਨਹੀਂ ਸਮਝਿਆ।੨੨। 
/ਏਥੇਂ ਸੰ ਗੰਰੇਤੁੰਪ/ਮਆਨ ਦੇ ਤਆ ਗਾੰਰੇਤ ਦੇ ਮੰਤ ਡੂਪ ਸੰਭਾਦ ਦੇ ੨੬੭ਵੇ' ਗਰ ਦੀ ਸਮਘਤਨ 
ਭਾ ਲਭ _ਹੰ/ _੨੬੭/ ੫੨੧੭/ ਚਲਦਾ? 


ਜੱਪਣਾ 

ਦੌਖਣ ਦਿਸ਼ਾ ਵਿਚ ਚੰਪਾਵਤੀ (ਨਾਂ ਦਾ ਇਕ) ਨਗਰ _ਸੀ। (ਉਥੋਂ ਦਾ) ਚੰਪਤ ਰਾਇ 
(ਨਾਂ ਦਾ) ਸ਼ੁਭ ਲੱਛਣਾਂ ਵਾਲਾ ਰਾਜਾ _ਸੀ। ਉਸ ਦੇ ਘਰ ਚੰਪਾਵਤੀ ਨਾਂ ਦੀ ਇਸਤਰੀ ਸੀ। 
ਉਸ ਵਰਗੀ _ਕੋਈ ਹੋਰ ਰਾਜ ਕੁਮਾਰੀ ਨਹੀਂ _ਸੀ।੧। 

ਉਨ੍ਹਾਂ ਦੇ ਘਰ _ਚੰਪਕਲਾ (ਨਾਂ ਦੀ) ਲੜਕੀ _ਸੀ_ਜੋ ਬਹੁਤ _ਰੂਪਵਾਨ ਅਤੇ _ਸ਼ੋਭਾਸ਼ਾਲੀ 
ਸੀ। ਜਦ ਉਸ ਦੇ ਅੰਗਾਂ ਵਿਚ ਕਾਮ ਨੇ ਹੁਲਾਰਾ ਮਾਰਿਆ, ਤਾਂ ਬਚਪਨ ਦੀ ਸਾਰੀ ਸੁੱਧ ਬੁੱਧ 
ਭੁਲ ਗਈ।੨। 

ਉਥੇ ਇਕ ਬਹੁਤ ਵੱਡਾ ਬਾਗ਼ ਸੀ। ਉਸ ਦੇ ਬਰਾਬਰ ਨੰਦਨ ਵਿਚਾਰਾ ਕੀ ਸੀ। ਬਹੁਤ 
ਸੁੰਦਰੀਆਂ ਨੂੰ ਨਾਲ _ਉਹ _ਰਾਜ ਕੁਮਾਰੀ ਪ੍ਰਸੰਨ ਚਿਤ _ਨਾਲ _ਉਥੇ _ਗਈ।੩। 

ਉਥੇ ਉਸ ਨੇ ਇਕ ਸੁੰਦਰ ਸਰੂਪ ਵਾਲੇ ਸ਼ਾਹ ਨੂੰ ਜੋ ਲੂ 
ਅਦੁੱਤੀ ਸੀ। ਉਸ ਸੁੰਦਰੀ ਨੇ ਜਦੋਂ ਹੀ ਉਸ ਸੁੰਦਰ ਅਤੇ ਸੁਘੜ ਨੂੰ ਵੇਖਿਆ, ਤਾਂ ਪ੍ਰਸੰਨ ਹੋਂ 
ਕੇ ਉਸ ਵਿਚ ਅਟਕ _ਗਈ।੪। 

ਉਸ ਨੂੰ ਘਰ 
(ਨਿਛਾਵਰ) ਹੋ | ਰਹੀ ਅਤੇ 
ਹੀ ਚਲੀ _ਗਈ।੫। 

ਇਕ ਸਖੀ ਨੇ (ਉਸ ਦਾ ਇਹ) ਚਰਿਤਰ ਸਮਝ ਲਿਆ ਅਤੇ ਇਸ ਢੰਗ ਨਾਲ ਚਰਿਤੁ 
ਖੇਡਿਆ। (ਉਹ) ਰੋ ਰੋ ਕੇ ਉੱਚੀ ਆਵਾਜ਼ ਵਿਚ ਪੁਕਾਰਨ ਲਗੀ ਅਤੇ ਸਿਰ ਨੂੰ 
ਧਰਤੀ ਉਤੇ ਮਾਰਨ _ਲਗੀ।੬। 

(ਕਹਿਣ ਲਗੀ ਕਿ) ਰਾਜ ਕੁਮਾਰੀ ਚੰਪਕਲਾ ਨੂੰ ਇਕ _ਦੁਖਦਾਇਕ ਰਾਖਸ਼ ਚੁਕ ਕੇ ਲੈ 
ਗਿਆ ਹੈ। ਉਸ ਨੂੰ ਛੁੜਾ ਲਵੋ ਅਤੇ ਜਾਣ ਨ ਦਿਓ ਅਤੇ ਜਲਦੀ ਹੀ ਦਾਨਵ ਦਾ ਕਤਲ 
ਕਰ _ਦਿਓ।੭। 

ਇਹ ਗੱਲ ਸੁਣ ਕੇ ਸਾਰੇ ਲੋਗ ਤਲਵਾਰਾਂ ਕਢ ਕੇ ਬਾਗ਼ ਵਿਚ ਆ ਪਹੁੰਚੇ। (ਉਨ੍ਹਾਂ 
ਨੇ) ਉਥੇ ਕੋਈ ਦੈਂਤ ਵੈੱਤ ਨ ਵੇਖਿਆ ਅਤੇ ਹੈਰਾਨ ਹੋਕੇ ਮਨ ਵਿਚ ਵਿਚਾਰਨ ਲਗੇ।੮। 

(ਕਿ) ਰਾਖਸ਼ ਉਸ ਨੂੰ ਚੁਕ ਕੇ ਆਕਾਸ਼ ਵਲ ਚਲਾ ਗਿਆ ਹੈ। ਉਹ ਰਾਜ ਕੁਮਾਰੀ 
ਵਲੋਂ ਨਿਰਾਸ਼ ਹੋ ਗਏ। ਰਾਜਾ ਰਾਜ ਕੁਮਾਰੀ ਨੂੰ ਖੁਹਾ ਕੇ ਬਹੁਤ ਦੁਖੀ ਹੋਇਆ ਅਤੇ ਰੋ ਪਿਟ 
ਕੇ ਬੈਠ ਗਿਆ।੯। 


ਦ੫੮ 


ਸੀ _ਦਸਮ-ਗੁੁੰਥ ਸਾਹਿਬ 


ਕੇਤਿਕ ਦਿਨਨ ਸਕਲ ਧਨ ਖਾਯੋ। ਦੇਸ _ਬਿਦੇਸ ਫਿਰਤ ਦੁਖ ਪਾਯੋ। 
ਰਾਜ ਕੁਅਰਿ ਮਿਤ੍ਰਹਿ ਕੌ _ਤ੍ਯਾਗੀ। ਆਧੀ ਰਤਿ ਦੇਸ ਕੌ __ਭਾਗੀ। ੧0। 


ਲਿਖਿ ਪੜ੍ਹੀ ਪਿਤ ਪਾਸ _ਪਠਾਈ। _ਦਾਨਵ ਤੇ ਮੈ ਦੇਵ ਛੁਰਾਈ। 
ਪਠੈ ਮਨੁਛ ਅਬ ਬੋਲਿ ਪਠਾਵਹੁ। ਮੋਹਿ ਮਿਲਾਇ ਅਧਿਕ ਸੁਖ _ਪਾਵਹੁ। _੧੧। 


ਪੜਿ _ਪਤ੍ਹੀ ਪਿਤ ਕੰਠ _ਲਗਾਈ। _ਅਧਿਕ _ਪਾਲਕੀ _ਤਹਾ _ਪਠਾਈ। 
ਚੰਪਕਲਾ ਕਹ ਗ੍ਰਹਿ ਲੈ _ਆਯੋ। ਮੂਰਖ ਭੇਦ ਅਭੇਦ ਨ ਪਾਯੋ। _੧੨। ੧। 


/ਛੰਤਾ ਹਾੰ ਗਾਨਤਹ ੫ਲ੍ਯਾਨੇ /ਤੂਯਾ ਲਾਰਤੋ ਅੰਤਾਂ ਭੂਪ ਅੰਭਾਦੇ ਦੋਇ ਸੌ ਅਠਸ਼ਨ ਲਾਰਾ ਸਆਖਤਮਆ 
ਗਤ ਨਭਆ ਨ੍ਤ/ ੨੬੮/ ੫੨੦੯/ %ਫਹੀ/ 


ਚੱਪਣ? 
ਗੂਆ _ਬੰਦਰ ਇਕ _ਰਹਤ ਨ੍ਰਿਪਾਲਾ। ਜਾ ਕੋ _ਡੰਡ ਭਰਤ _ਭੂਆਲਾ। 
ਅਪ੍ਰਮਾਨ ਤਾ ਕੇ ਘਰ ਮੈ _ਧਨ। ਚੰਦੂ ਸੂਰ ਕੈ ਇੰਦੂ ਦੁਤਿਯ ਜਨੁ। ੧। 


ਮਿਤ੍ਰ ਮਤੀ ਤਾ ਕੀ ਅਰਧੰਗਾ। ਪੁੰਨ੍ਯਮਾਨ ਦੂਸਰ ਜਨੁ _ਗੰਗਾ। 
ਮੀਨ ਕੇਤੁ ਰਾਜਾ ਤਹ ਰਾਜੈ। ਜਾ ਕੋ _ਨਿਰਖਿ ਮੀਨ ਧੁਜ ਲਾਜੈ। ੨। 


%/ਤੜਲ਼ 
ਸੀ _ਝਖਕੇਤੁ _ਮਤੀ _ਦੁਹਿਤਾ _ਤਿਹ _ਜਾਨਿਯੈ। 
ਅਪੂਮਾਨ ਅਬਲਾ _ਕੀ _ਪੂਭਾ ਪ੍ਰਮਾਨਿਯੈ। 
ਜਾ ਸਮ ਸੁੰਦਰਿ ਕਹੂੰ ਨ ਜਗ ਮਹਿ _ਜਾਨਿਯਤ। 
ਹੋ ਰੂਪਮਾਨ ਉਹਿ ਕੀ ਸੀ ਵਹੀ ਬਖਾਨਿਯਤ। ੩। 


ਚੱਪਲਾਂ 


ਪ੍ਰਾਤ ਭਏ ਨ੍ਰਿਪ ਸਭਾ _ਲਗਾਈ। _ਊਚ _ਨੀਚ _ਸਭ _ਲਿਯਾ _ਬੁਲਾਈ। 
ਤਹ ਇਕ ਪੁਤ੍ਰ ਸਾਹੁ ਕੋ _ਆਯੋ। ਜਿਹ ਸਮ ਦਿਤਿ ਆਦਿਤਿ ਨ ਜਾਯੋ। ੪। 


%7ਤਲ 
ਰਾਜ ਕੁਅਰਿ ਰਹੀ ਥਕਿਤ ਸੁ ਤਾਹਿ ਨਿਹਾਰਿ ਕਰਿ। 
ਚਕ੍ਰਿਤ ਚਿਤ ਮਹਿ ਰਹੀ ਚਰਿਤ੍ਰ ਬ਼ਿਚਾਰਿ ਕਰਿ। 
ਸਖੀ _ਪਠੀ ਤਿਹ ਧਾਮ ਮਿਲਨ ਕੀ ਆਸ ਕੈ। 
ਹੋ ਚਾਹ ਰਹੀ ਜਸ ਮੇਘ ਪਪਿਹਰਾ ਪ੍ਯਾਸ ਕੈ। ੫। 


ਚਰਿਤ੍ਰ ਪਾਖਿਆਨ ੨੫੯ 


ਕੁਝ ਦਿਨਾਂ ਤਕ (ਉਨ੍ਹਾਂ ਨੇ) ਸਾਰਾ ਧਨ ਖ਼ਰਚ _ਕਰ ਲਿਆ ਅਤੇ ਦੇਸ ਵਿਦੇਸ਼ ਵਿਚ 
ਫਿਰ ਕੇ ਬਹੁਤ ਦੁਖ-ਪ੍ਰਾਪਤ _ਕੀਤਾ। _ਰਾਜ _ਕੁਮਾਰੀ ਮਿਤਰ ਨੂੰ ਤਿਆਗ ਕੇ ਅੱਧੀ ਰਾਤ ਨੂੰ 
ਆਪਣੇ ਦੇਸ ਵਲ ਭਜ ਗਈ।੧0। 

ਉਸ ਨੇ ਚਿੱਠੀ ਲਿਖ ਕੇ ਪਿਤਾ ਪਾਸ ਭੇਜੀ ਕਿ ਮੈਨੂੰ ਪ੍ਰਭੂ ਨੇ _ਰਾਖਸ਼ ਤੋਂ _ਛੁੜਵਾ ਲਿਆ 
ਹੈ। ਹੁਣ ਬੰਦਾ ਭੇਜ ਕੇ (ਮੈਨੂੰ) ਬੁਲਵਾ ਲਵੋ _ਅਤੇ ਮੈਨੂੰ ਮਿਲ ਕੇ ਅਧਿਕ ਸੁਖ ਪ੍ਰਾਪਤ 
ਕਰੋਂ ।੧੧। 

ਪਿਤਾ ਨੇ ਚਿੱਠੀ ਪੜ੍ਹ _ਕੇ (ਆਪਣੇ) ਗਲੇ ਨਾਲ _ਲਗਾਈ _ਅਤੇ _ਬਹੁਤ _ਸਾਰੀਆਂ 
ਪਾਲਕੀਆਂ ਉਥੇ _ਭੇਜ _ਦਿੱਤੀਆਂ। (ਉਹ) ਚੰਪਕਲਾ ਨੂੰ _ਘਰ ਲੈ ਆਇਆ। ਮੂਰਖ ਭੇਦ 
ਅਭੇਦ ਨੂੰ ਕੁਝ _ਨ ਸਮਝ _ਸਕਿਆ।੧੨। 

/ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਲਾਰੇ ਦੇ ਮੰਤ ਭੂਪ ਸੰਝਾਦ ਦੇ ੨੬੮ਵੇ' ਗਾਰ ਦੀ ਸਮਘਤਨ 

ਭ ਭ _ਹੀ/ _੨੬੮/ ੫੨੦੯/ ਚਲਟਾ/ 

ਜੱਪਣਾ 

ਗੋਆ ਬੰਦਰਗਾਹ _ਵਿਚ _ਇਕ ਰਾਜਾ ਰਹਿੰਦਾ ਸੀ ਜਿਸ ਦਾ ਸਾਰੇ ਰਾਜੇ ਦੰਡ _ਭਰਦੇ 
ਸਨ (ਅਰਥਾਤ! ਅਧੀਨਗੀ ਸਵੀਕਾਰ ਕਰਦੇ _ਸਨ)। ਉਸ ਦੇ ਘਰ ਬੇਹਿਸਾਬ ਧਨ ਸੀ, 
ਮਾਨੋ ਦੂਜਾ ਸੂਰਜ _ਜਾਂ_ਚੰਦੂਮਾ ਜਾਂ ਇੰਦਰ _ਹੋਵੇ।੧। 

ਮਿਤੁ ਮਤੀ (ਨਾਂ ਦੀ) ਉਸ ਦੀ ਇਸਤਰੀ ਸੀ_ਜੋ ਮਾਨੋ ਦੂਜੀ ਪਵਿਤ੍ਰ _ਗੰਗਾ ਹੋਵੇ। 
ਉਥੇ ਇਕ ਮੀਨ ਕੇਤੁ ਨਾਂ ਦਾ ਰਾਜਾ ਸੀ ਜਿਸ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ 
ਸੀ।੨। 
੭%#=ੜਾਲ 


ਉਸ ਦੀ ਝਖਕੇਤੁ ਮਤੀ ਨਾਂ ਦੀ ਪੁੱਤਰੀ ਸੀ। ਉਸ ਅਬਲਾ ਦੀ ਅਸੀਮ ਸੁੰਦਰਤਾ ਸੀ। 
ਉਸ ਵਰਗਾ ਕੋਈ ਵੀ ਜਗਤ _ਵਿਚ ਸੁੰਦਰ ਨਹੀਂ _ਸੀ। _ਉਸ _ਵਰਗੀ ਰੂਪਮਾਨ ਉਹੀ _ਦਸੀ 
ਜਾਂਦੀ _ਸੀ।੩। 


ਸਭ ਬੁਲਾ ਲਏ। ਉਥੇ ਇਕ ਸ਼ਾਹ ਦਾ ਪੁੱਤਰ ਵੀ ਆਇਆ, ਜਿਸ ਵਰਗਾ ਸਦਰ ਦੇਵਤਿਆਂ 
ਅਤੇ ਦੈਂਤਾਂ ਵਿਚੋਂ ਕੋਈ ਵੀ ਨਹੀਂ ਸੀ।੪। 
੭%/ੜਲ 

ਰਾਜ ਕੁਮਾਰੀ ਉਸ ਨੂੰ ਵੇਖ ਕੇ ਨਿਢਾਲ ਹੋ ਗਈ ਅਤੇ ਮਨ ਵਿਚ (ਇਕ) ਚਰਿਤ੍ਰ 
ਵਿਚਾਰ _ਕੇ ਹੈਰਾਨ ਹੋ __ਗਈ। ਮਿਲਣ ਦੀ ਆਸ ਨਾਲ ਇਕ ਦਾਸੀ ਨੂੰ ਉਸ ਦੇ ਘਰ 
ਭੇਜਿਆ। (ਉਸ ਲਈ ਮਨ ਵਿਚ) ਇਹੋਂ ਜਿਹੀ ਚਾਹ ਪੈਦਾ ਹੋ ਗਈ ਜਿਵੇਂ ਬਦਲ ਲਈ 
ਪਪੀਹੇ ਦੀ ਪਿਆਸ ਹੁੰਦੀ ਹੈ।੫। 
ਦੰਹਰਾ 


ਉਹ ਮਨ ਪਸੰਦ (ਮਿਤਰ) ਨੂੰ ਪ੍ਰਾਪਤ ਕਰ ਕੇ ਚਿਤ ਵਿਚ ਬਹੁਤ ਖੁਸ਼ ਹੋਈ ਅਤੇ 
(ਉਸ) ਦਾਸੀ ਦੀ ਜੋ ਗ਼ਰੀਬੀ ਸੀ, ਉਹ ਛਿਣ ਵਿਚ ਮਿਟਾ ਦਿੱਤੀ।੬। 


੨੬0 


ਸੀ _ਦਸਮ-ਗੁੁੰਥ ਸਾਹਿਬ 


ਚੱਪਲਾਂ 
ਜਬ ਹੀ ਤਰੁਨਿ _ਤਰੂਨ ਕੌ ਪਾਯੋ। _ਭਾਤਿ ਭਾਤਿ ਤਿਨ ਗਰੇ ਲਗਾਯੋ। 
ਰੈਨਿ ਸਗਰਿ _ਰਤਿ ਕਰਤ _ਬਿਹਾਨੀ। ਚਾਰਿ ਪਹਰ ਪਲ ਚਾਰ _ਪਛਾਨੀ। _੭। 


ਪਿਛਲੀ ਪਹਰ ਰਾਤ੍ਰਿ ਜਬ _ਰਹੀ। ਰਾਜ ਕੁਅਰਿ ਐਸੇ ਤਿਹ ਕਹੀ। 
ਹਮ ਤੁਮ ਆਵ ਨਿਕਸਿ ਦੋਊ ਜਾਵੈ। ਔਰ ਦੇਸ ਦੋਊ ਕਹੂੰ `ਸੁਹਾਵੈ। ੮। 


ਤੁਹਿ ਮੁਹਿ ਕਹ ਧਨ ਕੀ ਥੁਰ ਨਾਹੀ। ਤੁਮਰੀ ਚਹਤ ਕੁਸਲ ਮਨ _ਮਾਹੀ। 
ਯੌ ਕਹਿ ਦੁਹੂੰ ਅਧਿਕ ਧਨੁ _ਲੀਨਾ। _ਔਰੇ ਦੇਸ ਪਯਾਨਾ _ਕੀਨਾ। ੯। 


ਚਤੁਰਿ ਭੇਦ ਸਹਚਰਿ ਇਕ ਪਾਈ। ਤਿਹ ਗ੍ਰਿਹ ਕੋ ਦਈ ਆਗਿ _ਲਗਾਈ। 
ਰਨਿਯਨਿ ਰਾਨੀ ਜਰੀ _ਸੁਨਾਈ। ਰੋਵਤ ਆਪੁ ਨ੍ਰਿਪਹਿ ਪਹਿ _ਧਾਈ। _੧0। 


ਰਾਨੀ ਕਹਾ ਨ੍ਰਿਪਹਿ ਜਰਿ ਮਰੀ। ਤੁਮ ਤਾ ਕੀ ਕਛੁ ਸੁਧਿ ਨ ਕਰੀ। 
ਅਬ ਤਿਨ ਕੇ ਚਲਿ ਅਸਤਿ ਉਠਾਵੌ। ਮਾਨੁਖ ਦੈ ਗੰਗਾ ਪਹੁਚਾਵੌ। _੧੧। 


ਨ੍ਹਿਪ ਸੁਨਿ ਬਚਨ _ਉਤਾਇਲ ਧਾਯੋ। ਜਹ ਗ੍ਰਿਹ ਜਰਤ ਹੁਤੋ ਤਹ ਆਯੋ। 


ਹਹਾ ਕਰਤ _ਰਾਨੀਯਹਿ _ਨਿਕਾਰਹੁ। _ਜਰਤਿ ਅਗਨਿ _ਤੇ _ਯਾਹਿ _ਉਬਾਰਹੁ। _੧੨। 


ਜਾਨੀ ਜਰੀ ਅਗਨਿ ਮਹਿ _ਰਾਨੀ। ਉਧਲਿ ਗਈ ਮਨ ਬਿਖੈ ਨ ਆਨੀ। 
ਅਧਿਕ ਸੋਕ ਮਨ ਮਾਹਿ ਬਢਾਯੋ। ਪੂਜਾ ਸਹਿਤ ਕਛੁ ਭੇਦ ਨ ਪਾਯੋ। _੧੩। 


ਧਨਿ _ਧਨਿ ਇਹ ਰਾਨੀ ਕੋ _ਧਰਮਾ। ਜਿਨ ਅਸਿ ਕੀਨਾ ਦੁਹਕਰਿ _ਕਰਮਾ। 


ਲਜਾ ਨਿਮਿਤ ਪ੍ਰਾਨ ਦੈ ਡਾਰਾ। ਜਰਿ ਕਰਿ ਮਰੀ ਨ ਰੌਰਨ ਪਾਰਾ। ੧੪। ੧। 


/ਛੰਤਾ ਹੀ ਲਾਂਰਤਹ ੫ਖ੍ਹਯਾਨੇ ,/ਤੈਯਾ ਲਾਰਤ੍ਹੇ ਨਹੀਂ ਡੂਪ ਅੰਭਾਦੇ ਦੋਇ ਐਂ ਇਨਹਤਾੰਨਾ ਲਾਰਤ੍ਰ ਜ਼ਮਘਤਨ 


ਡਾ ਲੜਨ ਸਤ/ ੨੬੯੭ ੫੨੪=/ ਆਫਲਹੰ/ 


ਚੱਪਣ? 
ਮੋਰੰਗ _ਦਿਸਿ ਇਕ ਰਹਤ ਨ੍ਰਿਪਾਲਾ। ਜਾ ਕੇ _ਦਿਪਤ ਤੇਜ ਕੀ ਜ੍ਹਾਲਾ। 
ਪੂਰਬ ਦੇ ਤਿਹ ਨਾਰਿ ਭਣਿਜੈ। ਕੋ ਅਬਲਾ _ਪਟਤਰ _ਤਿਹ ਦਿਜੈ। _੧। 


ਪੂਰਬ _ਸੈਨ ਨ੍ਰਿਪਤਿ ਕੋ ਨਾਮਾ। _ਜਿਨ _ਜੀਤੇ _ਅਨਗਨ _ਸੰਗ੍ਹਾਮਾ। 
ਜਾ ਕੇ ਚੜਤ ਅਮਿਤ ਦਲ ਸੰਗਾ। ਹੈ ਗੈ ਰਥ ਪੈਦਲ ਚਤੁਰੰਗਾ। ੨। 


ਚਰਿਤ੍ਰ ਪਾਖਿਆਨ ੨੬੧ 


ਚੱਪਲਾਂ 
ਜਦ ਉਸ ਰਾਜ ਕੁਮਾਰੀ ਨੇ ਸ਼ਾਹ ਦੇ ਪੁੱਤਰ ਨੂੰ ਪ੍ਰਾਪਤ ਕੀਤਾ ਤਾਂ ਭਾਂਤ ਭਾਂਤ ਨਾਲ 


ਉਸ ਨੂੰ ਗਲੇ ਨਾਲ _ਲਗਾਇਆ। _ਸਾਰੀ _ਰਾਤ _ਰਤੀ-ਕ੍ਰੀੜਾ _ਕਰਦਿਆਂ ਗੁਜ਼ਾਰ ਦਿੱਤੀ ਅਤੇ 
ਚਾਰ _ਪਹਿਰਾਂ (ਦੀ ਲੰਬੀ ਰਾਤ ਨੂੰ) ਚਾਰ ਪਲਾਂ ਜਿਤਨੀ (ਲੰਬੀ) ਸਮਝਿਆ।੭। 

ਜਦ ਰਾਤ ਦਾ ਪਿਛਲਾ _ਪਹਿਰ ਰਹਿ ਗਿਆ ਤਾਂ ਰਾਜ ਕੁਮਾਰੀ ਨੇ ਉਸ (ਸ਼ਾਹ ਦੇ 
ਪੁੰਤਰ ਨੂੰ) ਇਸ ਤਰ੍ਹਾਂ ਕਿਹਾ--ਆਓ ਅਸੀਂ ਤੁਸੀਂ ਦੋਵੇਂ (ਇਥੋਂ) ਭਜ ਚਲੀਏ ਅਤੇ ਦੋਵੇਂ ਕਿਸੇ 
ਹੋਰ ਦੇਸ਼ ਵਿਚ ਜਾ ਵਸੀਏ।੮। 

ਮੈਨੂੰ ਤੈਨੂੰ ਧਨ ਦੀ ਕੋਈ ਥੁੜ ਨਹੀਂ ਹੈ। ਮੈਂ ਮਨ ਵਿਚ ਤੇਰੀ ਸੁਖਸਾਂਦ ਚਾਹੁੰਦੀ ਹਾਂ। 
ਇਸ ਤਰ੍ਹਾਂ ਕਹਿ ਕੇ ਦੋਹਾਂ ਨੇ ਬਹੁਤ ਧਨ ਲੈ ਲਿਆ ਅਤੇ ਕਿਸੇ ਹੋਰ ਦੇਸ ਵਲ ਚਲੇ 
ਗਏ ।੯। 

(ਉਸ) ਚਤੁਰ ਸਖੀ ਨੇ ਇਕ ਭੇਦ (ਦੀ ਗੱਲ) ਸੋਚੀ। ਉਸ ਦੇ ਘਰ ਨੂੰ ਅਗ ਲਗਾ 
ਦਿੱਤੀ। ਰਾਣੀਆਂ ਨੂੰ ਰਾਜ ਕੁਮਾਰੀ ਦੇ ਸੜਨ ਦੀ ਗੱਲ ਸੁਣਾ ਦਿੱਤੀ ਅਤੇ ਆਪ ਰੋਂਦੀ ਹੋਈ 
ਰਾਜੇ ਕੋਲ ਗਈ।੧0। 

ਰਾਜੈ ਨੂੰ ਕਿਹਾ ਕਿ ਰਾਜ ਕੁਮਾਰੀ ਸੜ_ਮੋਈ ਹੈ। ਤੁਸੀਂ ਉਸ ਬਾਰੇ ਕੋਈ ਸੁੱਧ ਸੁੱਧ ਨਹੀਂ 
ਲਈ। ਹੁਣ ਚਲ ਕੇ ਉਸ ਦੀਆਂ ਅਸਥੀਆਂ ਨੂੰ ਉਠਾਓ ਅਤੇ ਬੰਦੇ ਨੂੰ ਭੇਜ ਕੇ ਗੰਗਾ ਵਿਚ 
ਪਹੁੰ ਚਾਓ।੧੧। 

ਰਾਜਾ ਇਹ ਗੱਲ ਸੁਣ ਕੇ ਜਲਦੀ ਨਾਲ ਭਜ ਪਿਆ ਅਤੇ ਜਿਥੇ ਘਰ ਸੜ ਰਿਹਾ ਸੀ, 
ਉਥੇ _ਆ ਗਿਆ। ਹਾਹਾਕਾਰ ਕਰਨ ਲਗਾ ਕਿ _ਰਾਜ ਕੁਮਾਰੀ ਨੂੰ ਬਾਹਰ ਕਢੋ ਅਤੇ ਉਸ ਨੂੰ 
ਬਲਦੀ _ਔਗ _ਵਿਚੋ` ਬਚਾ _ਲਵੋਂ।੧੨। 

(ਸਭ ਨੇ) ਜਾਣ ਲਿਆ ਕਿ ਰਾਜ ਕੁਮਾਰੀ ਅੰਗ ਵਿਚ ਸੜ ਗਈ ਹੈ। (ਪਰ ਕਿਸੇ ਨੇ) 
ਮਨ ਵਿਚ ਇਹ ਨਹੀਂ ਸੋਚਿਆ ਕਿ (ਉਹ) ਉਧਲ ਗਈ ਹੈ। (ਰਾਜੇ ਨੇ) ਮਨ ਵਿਚ ਬਹੁਤ 
ਦੁਖ _ਮੌਨਾਇਆ ਅਤੇ ਪੂਜਾ _ਸਮੇਤ ਕਿਸੇ ਨੇ _ਵਾਸਤਵਿਕਤਾ ਨੂੰ ਨ __ਸਮਝਿਆ।੧੩। 


(ਸਾਰੇ ਕਹਿਣ ਲਗੇ ਕਿ) ਰਾਜ ਕੁਮਾਰੀ ਦਾ ਧਰਮ ਧੰਨ ਧੰਨ ਹੈ ਜਿਸ ਨੇ ਇਤਨਾ 
ਜੁਰਤ ਵਾਲਾ ਕੰਮ ਕੀਤਾ ਹੈ। ਉਸ ਨੇ ਲਾਜ ਲਈ ਪ੍ਰਾਣ ਦੇ ਦਿੱਤੇ। ਸੜ ਕੇ ਮਰ ਗਈ, ਪਰ 
ਚੀਖੀ ਤਕ _ਨਹੀਂ।੧੪। 

ਏਥੋਂ ਗੰ ਗਰੇਤੁੰਪ/ਮਆਨ ਦੇ ਤੁਆ ਗਾਰੇੜ ਦੇ ਮੰਤ ਭੂਪ ਸੰਭਾਦ ਦੇ ੨੬੯ਵ' ਗੰਰੜੂਹ ਲੀ ਸਮਘਤ 

ਭਾ ਲਭ _ਹੰ/ ੨੬੯੭ ੪੨੪੩੭ ਜਲਦਾ/ 


ਚੱਪਣਾ 

ਮੋਰੰਗ (ਨੇਪਾਲ ਦਾ ਪੂਰਬੀ ਹਿੱਸਾ) ਦਿਸ਼ਾ ਵਲ _ਇਕ ਰਾਜਾ ਰਹਿੰਦਾ ਸੀ। ਉਸ ਦਾ 
ਤੇਜ ਅਗਨੀ ਵਰਗ _ਪ੍ਰਕਾਸ਼ਮਾਨ ਸੀ। ਉਸ ਦੀ ਨਾਰੀ ਦਾ ਨਾਂ ਪੂਰਬ ਦੇ (ਪੂਰਬ ਦੇਈ) _ਸੀ। 
ਉਸ ਦੀ (ਸੁੰਦਰਤਾ ਦੀ) ਤੁਲਨਾ ਕਿਸ ਇਸਤਰੀ ਨਾਲ ਦਿੱਤੀ ਜਾਵੇ (ਅਰਥਾਤ--ਉਸ 
ਵਰਗਾ ਕੋਈ ਸੁੰਦਰ ਨਹੀਂ _ਸੀ)।੧। 

ਰਾਜੇ ਦਾ ਨਾਂ ਪੂਰਬ ਸੈਨ ਸੀ, ਜਿਸ ਨੇ ਅਣਗਿਣਤ ਜੰਗਾਂ _ਜਿਤੀਆਂ ਹੋਈਆਂ _ਸਨ। 
ਉਸ _ਨਾਲ ਅਣਗਿਣਤ ਹਾਥੀ, ਘੋੜੇ, _ਰਥ _ਅਤੇ ਪੈਦਲ ਚਾਰ ਪੁਕਾਰ _ਦੀ _ਚਤੁਰੈਗਨੀ ਸੈਨਾ 
ਚੜ੍ਹਦੀ _ਸੀ।੨। 


੨੬੨ 


ਸੀ _ਦਸਮ-ਗੁੁੰਥ ਸਾਹਿਬ 


ਤਹ ਇਕ ਆਯੋ ਸਾਹ ਅਪਾਰਾ। ਜਾ ਕੇ ਸੰਗ ਇਕ ਪੁਤ੍ਰ ਪ੍ਯਾਰਾ। 
ਜਾ ਕੋ ਰੂਪ ਕਹੈ ਨਹੀ ਆਵੈ। ਊਖ ਲਿਖਤ ਲੇਖਨ ਹ੍ਹੈ ਜਾਵੈ। ੩। 


ਪੂਰਬ ਦੇ ਤਿਹ ਊਪਰ ਅਟਕੀ। ਭੂਲਿ ਗਈ ਸਭ ਹੀ ਸੁਧਿ ਘਟਿ ਕੀ। 
ਲਗਿਯੋ ਕੁਅਰ ਸੋ ਨੇਹ ਅਪਾਰਾ। ਜਿਹ ਬਿਨੁ _ਰੁਚੈ ਨ ਭੋਜਨ ਬਾਰਾ। ੪। 


ਏਕ ਦਿਵਸ ਤਿਹ ਬੋਲਿ ਪਠਾਯੋ। _ਕਾਮ ਕੇਲ ਰੁਚਿ ਮਾਨਿ ਕਮਾਯੋ 
ਦੁਹੂੰਅਨ ਐਸੇ ਬਧਾ _ਸਨੇਹਾ। ਜਿਨ ਕੋ _ਭਾਖਿ ਨ ਆਵਤ ਨੇਹਾ। _੫। 


ਸਾਹੁ ਪੁਤ੍ਰ ਤਬ ਸਾਹੁ _ਬਿਸਾਰਿਯੋ। ਤਾ ਕੇ ਸਦਾ ਰਹਿਤ ਜਿਯ ਧਾਰਿਯੋ। 
ਪਿਤਾ ਸੰਗ ਕਛੁ _ਕਲਹ _ਬਢਾਯੋ। _ਚੜਿ _ਘੋਰਾ ਪਰਦੇਸ _ਸਿਧਾਯੋ। _੬। 


੭%#=ੜਾਲ਼ 
ਤ੍ਰਿਯ ਨਿਮਿਤ ਨਿਜੁ ਪਿਤੁ ਸੌ ਕਲਹ _ਬਢਾਇ ਕੈ 
ਚੜਿ ਬਾਜੀ ਪਰ ਚਲਾ ਦੇਸ ਕਹ ਧਾਇ ਕੈ। 
ਪਿਤੁ ਜਾਨ੍ਯੋ ਸੁਤ ਮੇਰੋਂ ਦੇਸ ਅਪਨੇ ਗਯੋ 
ਹੋ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ। _੭। 
ਚੱਪਣਾ 
ਤਹ ਤੇ ਸਾਹੁ ਜਬੈ ਉਠਿ ਗਯੋ। ਤਬ _ਰਾਨੀ ਅਸ ਚਰਿਤ ਬਨਯੋ। 
ਤਾਹਿ ਨਿਪੁੰਸਕ ਕਰਿ _ਠਹਰਾਯੋ। ਰਾਜਾ ਸੌ ਇਸ _ਭਾਤਿ ਜਤਾਯੋ। ੮। 
ਮੈ ਇਕ ਮੋਲ ਨਿਪੁੰਸਕ ਆਨਾ। ਜਾ ਕੋ ਰੂਪ ਨ ਜਾਤ _ਬਖਾਨਾ 
ਤਾ ਤੇ ਅਪਨੇ ਕਾਜ ਕਰੈ ਹੌ। ਮਨ ਭਾਵਤ ਕੇ ਭੋਗ ਕਮੈ ਹੋ। ੯। 


ਦੰਹਰਾ 
ਭਲੀ ਭਲੀ ਰਾਜਾ ਕਹੀ ਭੇਦ ਨ ਸਕਾ ਬਿਚਾਰ। 
ਪੁਰਖ _ਨਿਪੁੰਸਕ _ਭਾਖਿ ਤ੍ਰਿਯ ਰਾਖਾ ਧਾਮ _ਸੁਧਾਰਿ। _੧0। 
ਰਮ੍ਯੋ ਕਰਤ ਰਾਨੀ ਭਏ ਤਵਨ ਪੁਰਖ _ਦਿਨ ਰੈਨਿ। 
ਨ੍ਰਿਪਤਿ ਨਿਪੁੰਸਕ ਤਿਹ ਲਖੈ ਕਛੂ _ਨ_ਭਾਥੈ _ਬੈਨ। ੧੧। ੧। 
/ਈੱਤਾ ਗੰ ਯਾਰੇਤੂਹ ਪਲ੍ਲਾਨੇ ਤਲ ਯਾਰੇਤੂੰ ਨੰਨੀ ਭੂਪ ਸੰਝਾਦੇ ਦੋਏ 2 ਸਤਰ ਯਾਰਤਹ ਸਆਮਤਨ 
ਡਤ ਨਭ# ਸਤ/ _-2੭6/ ੫੨੦੪/ ਅ%ਫਲਹੰ/ 


ਚੱਖਣਾ 
ਤੇਲੰਗਾ ਜਹ ਦੇਸ ਅਪਾਰਾ। ਸਮਰ ਸੈਨ ਤਹ ਕੋ __ਸਰਦਾਰਾ। 
ਤਾਹਿ ਬਿਲਾਸ ਦੇਇ ਘਰ ਰਾਨੀ। ਜਾ ਕੀ ਜਾਤ ਨ ਪ੍ਰਭਾ _ਬਖਾਨੀ। _੧। 


ਚਰਿਤ੍ਰ ਪਾਖਿਆਨ ੨੬੩ 


ਉਥੇ ਇਕ ਵੱਡਾ ਸ਼ਾਹ ਆਇਆ। ਉਸ ਨਾਲ ਇਕ ਪਿਆਰਾ ਪੁੰਤਰ ਸੀ। ਉਸ ਦੇ ਰੂਪ 
ਨਹੀਂ _ਕੀਤਾ ਜਾ _ਸਕਦਾ। (ਇਥੋਂ ਤਕ ਕਿ) ਲਿਖਦਿਆਂ ਲਿਖਦਿਆਂ ਗੰਨਾ _ਵੀ 

ਜਿੰਨਾ ਰਹਿ ਜਾਂਦਾ ਹੈ।੩। 

ਪੂਰਬ ਦੇਈ (ਨੇ ਜਦ ਉਸ ਨੂੰ ਵੇਖਿਆ ਤਾਂ) ਉਸ ਉਪਰ ਅਟਕ ਗਈ ਅਤੇ ਆਪਣੇ 

ਸੁੱਧ ਬੁੱਧ ਭੂਲ ਗਈ। (ਉਸ ਦਾ) ਸ਼ਾਹ ਦੇ ਲੜਕੇ ਨਾਲ ਅਪਾਰ ਪ੍ਰੇਮ ਹੋ 

ਬਿਨਾ (ਉਸ ਨੂੰ) ਭਜਨ ਅਤੇ ਜਲ _ਚੈਗੇ ਨਹੀਂ _ਲਗਦੇ _ਸਨ।੪। 

ਇਕ ਉਸ ਨੂੰ (ਰਾਣੀ ਨੇ) ਬੁਲਾ _ਭੇਜਿਆ। ਉਸ ਨਾਲ ਰੁਚੀ ਪੂਰਵਕ _ਕਾਮ- 

ਕੀਤੀ। ਦੋਹਾਂ ਵਿਚ ਇਤਨਾ ਸਨੇਹ ਵੱਧ ਗਿਆ ਕਿ ਉਸ ਪ੍ਰੇਮ ਦਾ ਵਰਣਨ ਨਹੀਂ 


(ਉਸ) ਇਸਤਰੀ ਲਈ ਆਪਣੇ ਪਿਓ ਨਾਲ ਕਲੇਸ਼ ਵਧਾ ਕੇ, ਘੋੜੇ ਉਤੇ ਚੜ੍ਹ 


ਕੇ 
ਵਲ ਚਲ _ਪਿਆ। ਪਿਤਾ ਨੇ ਸਮਝਿਆ ਕਿ ਮੇਰਾ ਪੁੱਤਰ ਆਪਣੇ ਦੇਸ ਨੂੰ ਗਿਆ ਹੈ, 
ਉਹ _ਔਧੀ ਰਾਤ ਦੇ ਬੀਤਣ ਤੇ ਰਾਣੀ ਦੇ ਘਰ ਆ ਗਿਆ।੭। 


ਚੱਪਲਾਂ 


ਜਦੋਂ ਉਥੋਂ ਸ਼ਾਹ ਚਲਾ ਗਿਆ, ਤਦ ਰਾਣੀ ਨੇ ਇਹ ਚਰਿਤ੍ਰ ਬਣਾਇਆ। ਉਸ (ਸ਼ਾਹ 
ਦੇ ਪੁੱਤਰ ਨੂੰ) ਨਪੁੰਸਕ ਦਸ ਕੇ ਰਾਜੇ ਨੂੰ ਇਸ ਤੜ੍ਹਾਂ _ਕਿਹਾ--।੮। 


ਮੈਂ ਇਕ ਨਪੁੰਸਕ ਮੁੱਲ ਲਿਆਉਂਦਾ ਹੈ, ਜਿਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ 
ਸਕਦਾ। _ਉਸ ਤੋਂ ਆਪਣੇ ਕੰਮ _ਕਰਵਾਵਾਂਗੀ ਅਤੇ _ਮਨਚਾਹੇ ਭੋਗ _ਵਿਲਾਸ _ਕਰਾਂਗੀ।੯। 
ਦੰਹਰਾ” 

ਰਾਜੇ ਨੇ “ਠੀਕ ਹੈ ਠੀਕ ਹੈ” ਕਿਹਾ, ਪਰ ਭੇਦ ਦੀ ਗੱਲ ਵਿਚਾਰ ਨ ਸਕਿਆ। ਇਸਤਰੀ 
ਨੇ ਉਸ ਪੁਰਸ਼ ਨੂੰ ਨਪੁੰਸਕ ਕਹਿ ਕੇ ਘਰ ਵਿਚ ਰਖ _ਲਿਆ।੧0। ਰਾਣੀ ਉਸ ਮਰਦ ਨਾਲ 
ਦਿਨ ਰਾਤ _ਰਮਣ ਕਰਦੀ _ਸੀ। ਰਾਜਾ ਉਸ ਨੂੰ ਨਪੁੰਸਕ ਸਮਝ ਕੇ ਮੂੰਹੋਂ ਕੁਝ ਨਹੀਂ ਕਹਿੰਦਾ 
ਸੀ।੧੧। 

/ਏਥੋ ਸੰ ਰਤਰੰਪ#ਆਨ ਦੇ ਤੁਆ` ਗਾਰੇਤ੍ੂ ਦੇ ੭ ਭੂਪ ਸੰਬਾਦ ਦੇ ੨੭੭੬ ਗਰਤੂ ਦੀ ਸਮਘਤੀ 

ਭਾ ਲਭ _ਹੰ/ _2੭// ੫੨੫੪/ ਚਲਦਾ? 
ਚੱ ਪਲ? 
ਜੋ ਵੱਡਾ ਦੇਸ਼ ਸੀ, ਉਸ ਦੇ ਸਰਦਾਰ (ਰਾਜੇ ਦਾ ਨਾਂ) ਸਮਰ ਸੈਨ ਸੀ। 

ਉਸ ਦੇ ਘਰ ਲਿਬਾਸ ਦੇਈ ਨਾਂ ਦੀ ਰਾਣੀ ਸੀ ਜਿਸ ਦੀ ਪੂਭਾ ਦਾ ਵਰਣਨ ਨਹੀਂ ਕੀਤਾ ਜਾ 
ਸਕਦਾ।੧। 


੨੬੪ 


ਸੀ _ਦਸਮ-ਗ੍ਰੰਥ ਸਾਹਿਬ 
ਤਿਹ ਇਕ ਛੈਲ ਪੁਰੀ ਸੰਨ੍ਯਾਸੀ। ਤਿਹ ਪੁਰ ਮਦੁ ਦੇਸ ਕੌ _ਬਾਸੀ। 
ਰਾਨੀ _ਨਿਰਖਿ _ਲਗਨਿ _ਤਿਹ _ਲਾਗੀ। ਜਾ ਤੇ ਨੀਦ ਭੂਖ ਸਭ _ਭਾਗੀ। ੨। 


। ਛੂਟੈ ਕਹਾ ਅਨੋਖੀ _ਜਾਗੀ। 
ਕਮਾਯੋ। ਭੋਗ ਕਿਯਾ ਤਿਮ ਦ੍ਰਿੜ ਤ੍ਰਿਯ ਭਾਯੋ। ੩। 


ਕੈ ਤੂੰ, 


ਭੋਗ ਤਵਨ _ਸੈਗਿ _ਕਿਯਾ। _ਐਸੁਪਦੇਸ ਤਵਨ ਕਹ _ਦਿਯਾ। 
ਮੈ ਕਹੋ ਮਿਤ੍ਰ ਸੋ ਕੀਜਹੁ। ਮੇਰੋ ਕਹਿਯੋ _ਮਾਨਿ ਕਰਿ ਲੀਜਹੁ। ੪। 


੭%#ਤੜਲ 
ਜਬ ਮੈ ਦੇਹੋ ਤੁਮੈ ਉਰਾਂਭੇ ਲਾਇ ਕੈ। 
ਤਬ ਤੁਮ ਹਮ ਪਰ ਉਠਿਯਹੁ ਅਧਿਕ ਰਿਸਾਇ ਕੈ। 
ਕਾਢਿ ਕੁਪੀਨ ਤੇ ਹਮ ਪਰ ਲਿੰਗ _ਚਲਾਇਯੋ। 
ਹੋ ਊਚ ਨੀਚ ਰਾਜਾ ਕਹ _ਚਰਿਤ _ਦਿਖਾਇਯੋ। ੬। 


ਚੱਖਣਾ 


ਸੋਈ ਕਾਮ ਮਿਤ ਤਿਹ ਕੀਨਾ। ਜਿਹ ਬਿਧਿ ਸੌ _ਤਵਨੈ ਸਿਖ ਦੀਨਾ। 
ਰਾਨੀ ਪ੍ਰਾਤ _ਪਤਿਹਿ _ਦਿਖਰਾਈ। _ਸੰਨ੍ਯਾਸੀ ਪਹਿ _ਸਖੀ _ਪਠਾਈ। _੭। 


ਸੰਨ੍ਯਾਸੀ _ਜੁਤ ਸਖੀ _ਗਹਾਈ। ਰਾਜਾ ਦੇਖਤ ਨਿਕਟ _ਬੁਲਾਈ। 
ਛੈਲ ਗਿਰਹਿ ਬਹੁਤ _ਭਾਤਿ ਦੁਖਾਯੋ। ਤੈ ਚੇਰੀ ਸੰਗ ਭੋਗ ਕਮਾਯੋ। _੮। 


ਯੋ ਸੁਨਿ ਬਚਨ ਤੇਜ ਮਨ ਤਯੋ। ਕਰ ਮਹਿ ਕਾਢਿ ਛੁਰਾ ਕਹ ਲਯੋ। 
ਕਟਿਯੋ ਲਿੰਗ ਬਸਤ੍ਰ ਤੇ ਨਿਕਾਰਾ। ਰਾਜ ਤਰੁਨਿ ਕੇ ਮੁਖ ਪਰ _ਮਾਰਾ। ੯। 


ਹਾਇ ਹਾਇ ਰਾਨੀ ਕਹਿ ਭਾਗੀ। ਤਾ ਕੇ ਉਠਿ ਚਰਨਨ ਸੰਗ _ਲਾਗੀ। 
ਹਮਿ ਤੁਮਰੋ ਚਰਿਤ ਨ ਜਾਨਾ। ਬਿਨੁ _ਸਮੁਝੇ ਤੁਹਿ ਝੂਠ _ਬਖਾਨਾ। _੧0। 


ਇਹ _ਭਾਤਿ _ਬਿਚਾਰੀ। _ਇੰਦੀ _ਕਾਟਿ ਸੈਨ੍ਯਾਸੀ _ਡਾਰੀ। 


ਰਾਖੁ ਆਪਨੇ ਧਾਮਾ। ਸੇਵਾ ਕਰਹੁ ਸਕਲ ਮਿਲਿ _ਬਾਮਾ। 
ਜਿਯੈ ਜਾਨ ਨਹਿ _ਦੀਜੈ। _ਸਦਾ ਜਤੀ ਕੀ ਪੂਜਾ _ਕੀਜੈ। _੧੨। 


ਰਿਖਿ 

ਤਬ ਰਾਜੇ 

ਧ੍ਰਿਗ ਧ੍ਰਿਗ _ਕੁਪਿ ਰਾਨਿਯਹਿ _ਉਚਾਰਾ। ਤੈ ਤ੍ਰਿਯ _ਕਿਯਾ ਦੋਖ ਯਹ _ਭਾਰਾ। _੧੧। 
ਇਹ 
ਲਗਿ 


ਚਰਿਤ੍ਰ ਪਾਖਿਆਨ ੨੬੫ 


ਉਥੇ ਇਕ ਛੈਲ ਪੁਰੀ ਨਾਂ ਦਾ ਸੈਨਿਆਸੀ ਸੀ (ਅਰਥਾਂਤਰ--ਪੁਰੀ ਸੰਪ੍ਰਦਾਇ ਦਾ ਇਕ 
ਨੌਜਵਾਨ ਸੈਨਿਆਸੀ ਸੀ)। ਉਹ ਮਦੂ ਦੇਸ ਦੇ (ਕਿਸੇ) ਨਗਰ ਦਾ ਨਿਵਾਸੀ _ਸੀ। (ਉਸ ਨੂੰ) 
ਵੇਖ ਕੇ ਰਾਣੀ ਦਾ ਉਸ ਨਾਲ ਪ੍ਰੇਮ ਹੋ ਗਿਆ। ਜਿਸ ਕਰ ਕੇ ਉਸ ਦੀ ਨੀਂਦਰ ਅਤੇ ਭੁਖ 
ਚਲੀ ਗਈ।੨। 

ਰਾਣੀ ਦੀ ਉਸ ਨਾਲ (ਪ੍ਰੀਤ) ਲਗ _ਗਈ _ਹੈ। ਜਾਗੀ ਹੋਈ _ਉਹ ਅਨੋਖੀ (ਪੀਤ 
ਭਲਾ) ਕਿਵੇਂ ਛੁਟੇ। ਇਕ _ਦਿਨ ਰਾਣੀ ਨੇ ਉਸ ਨਾਲ ਭੋਗ _ਕੀਤਾ। ਉਸ ਨੇ ਦ੍ਰਿੜ੍ਹਤਾ ਨਾਲ 
ਭੋਗ _ਕੀਤਾ, (ਜਿਸ _ਕਰ ਕੇ) ਰਾਣੀ ਨੂੰ ਚੰਗਾ _ਲਗਣ _ਲਗਾ।੩। 

ਉਸ ਨਾਲ (ਰਾਣੀ ਨੇ) ਬਹੁਤ ਦਿਨਾਂ ਤਕ ਭੋਗ _ਕੀਤਾ। (ਫਿਰ) ਉਸ ਨੂੰ ਇਸ ਤਰ੍ਹਾਂ 
ਸਮਝਾਇਆ। ਹੇ ਮਿਤਰ! ਜੋ ਸੈਂ ਕਹਾਂ, ਉਸੇ ਤਰ੍ਹਾਂ ਕਰੋ ਅਤੇ ਮੇਰਾ ਕਿਹਾ ਮੰਨ _ਲਵੋ।੪। 

ਜੇ ਕਿਤੇ ਤੁਹਾਨੂੰ ਮੁਰਦਾ ਨਜ਼ਰ ਆਵੇ (ਤਾਂ) ਉਸ ਦਾ ਲਿੰਗ ਕਟ _ਲਿਆਣਾ। ਉਸ ਨੂੰ 
ਆਪਣੀ _ਲੈਗੋਟੀ ਵਿਚ _ਚੈਗੀ ਤਰ੍ਹਾਂ _ਰਖ ਲੈਣਾ ਅਤੇ ਇਹ ਭੇਦ ਕਿਸੇ ਹੋਰ ਪੁਰਸ਼ ਨੂੰ ਨ 
ਦੇਣਾ।੫। 
੭%#=ੜਾਲ਼ 


ਜਦੋਂ ਮੈਂ ਤੁਹਾਡੇ ਉਤੇ ਦੂਸ਼ਣ _ਲਗਾਵਾਂਗੀ (ਕਿਸੇ ਪ੍ਰਕਾਰ ਦੇ ਵਿਭਚਾਰ ਦਾ) ਤਾਂ ਤੁਸੀਂ 
ਮੇਰੇ ਉਤੇ ਬਹੁਤ ਕ੍ਰੋਧਿਤ ਹੋਣਾ। ਲੌਗੋਟੀ ਤੋਂ ਲਿੰਗ ਕਢ ਕੇ ਮੇਰੇ ਉਤੇ ਸੁਟਣਾ ਅਤੇ ਰਾਜੇ ਤੋਂ 
ਲੈ ਕੇ ਸਾਰਿਆਂ ਉਚਿਆਂ ਨੀਵਿਆਂ ਨੂੰ ਇਹ ਚਰਿਤ੍ਰ _ਵਿਖਾਣਾ।੬। 


ਚੱਪਣਾ 

ਉਸ ਦੇ ਮਿਤਰ ਨੇ ਉਹੀ ਕੰਮ ਕੀਤਾ ਜਿਸ ਤਰ੍ਹਾਂ ਨਾਲ ਉਸ ਨੂੰ ਸਿਖਾਇਆ ਗਿਆ 
ਸੀ। ਰਾਣੀ ਨੇ ਸਵੇਰੇ _(ਸੈਨਿਆਸੀ ਨੂੰ ਆਪਣਾ) ਪਤੀ _ਵਿਖਾਇਆ। (ਨਾਲ ਹੀ) ਸਖੀ ਨੂੰ 
ਸੈਨਿਆਸੀ ਪਾਸ ਭੇਜ _ਦਿੱਤਾ।੭। 

ਸੈਨਿਆਸੀ ਸਹਿਤ ਸਖੀ ਨੂੰ ਫੜ ਲਿਆ ਅਤੇ ਰਾਜੇ ਨੂੰ ਵੇਖ ਕੇ ਕੋਲ _ਬੁਲਾਇਆ। 
ਛੈਲ ਗਿਰੀ ਨੂੰ (ਉਸ ਨੇ ਬੋਲ ਕੁਬੋਲ) ਕਰ ਕੇ ਬਹੁਤ ਦੁਖਾਇਆ ਕਿ ਤੂੰ ਦਾਸੀ ਨਾਲ ਭੋਗ 
ਕੀਤਾ ਹੈ।੮। 

ਇਹ ਗੱਲ ਸੁਣ ਕੇ (ਸੈਨਿਆਸੀ) ਦੇ ਮਨ ਵਿਚ ਬਹੁਤ ਕ੍ਰੋਧ ਵੱਧ ਗਿਆ ਅਤੇ (ਉਸ 
ਨੇ) ਹੱਥ ਵਿਚ ਛੁਰਾ ਕਢ _ਲਿਆ। (ਉਸ ਨੇ) ਕਟਿਆ ਹੋਇਆ ਲਿੰਗ ਲੰਗੋਟੀ ਵਿਚੋ 
ਕਢਿਆ ਅਤੇ _ਰਾਣੀ ਦੇ ਮੂੰਹ _ਉਤੇ _ਮਾਰਿਆ।੯। 

ਰਾਣੀ “ਹਾਇ ਹਾਇ” ਕਰਦੀ ਭਜੀ ਅਤੇ ਉਠ ਕੇ ਉਸ (ਸੈਨਿਆਸੀ) ਦੇ ਚਰਨਾਂ ਨਾਲ 
ਲਗ _ਗਈ। _(ਕਹਿਣ ਲਗੀ) ਹੇ _ਰਿਖੀ! ਮੈਂ ਤੁਹਾਡੇ ਚਰਿਤਰ (ਆਚਰਣ) ਨੂੰ ਨਹੀਂ ਸਮਝਿਆ 
ਸੀ। ਬਿਨਾ ਸਮਝੇ ਤੁਹਾਨੂੰ ਝੂਠਾ _ਠਹਿਰਾਇਆ _ਸੀ।੧0। 

ਤਦ ਰਾਜੇ ਨੇ ਇਸ ਤਰ੍ਹਾਂ ਵਿਚਾਰ ਕੀਤਾ ਕਿ _ਸੈਨਿਆਸੀ ਨੇ ਇੰਦਰੀ ਕਟ ਕੇ 
ਦਿੱਤੀ ਹੈ। ਉਸ ਨੇ ਕ੍ਰੋਧਿਤ ਹੋਕੇ ਰਾਣੀ ਨੂੰ 'ਧ੍ਰਿਗ ਧ੍ਰਿਗ” ਕਿਹਾ--ਹੇ ਰਾਣੀ! ਤੂੰ ਇਹ 
ਅਨਰਥ _ਕੀਤਾ _ਹੈ।੧੧। 

ਹੁਣ ਇਸ ਨੂੰ ਆਪਣੇ ਘਰ ਰਖ ਅਤੇ ਸਾਰੀਆਂ ਇਸਤਰੀਆਂ ਮਿਲ ਕੇ ਇਸ ਦੀ 
ਕਰੋ। ਜਦ ਤਕ ਇਹ ਜੀਉਂਦਾ ਰਹੇ, (ਇਸ ਨੂੰ) ਜਾਣ ਨ ਦਿਓ ਅਤੇ ਸਦਾ (ਇਸ) ਜਤੀ 
ਪੂਜਾ _ਕਰੋ।੧੨। 


੨੬੬ 


ਸੀ _ਦਸਮ-ਗ੍ਰੰਥ ਸਾਹਿਬ 


ਰਾਨੀ ਬਚਨ ਨ੍ਰਿਪਤਿ ਕੋ _ਮਾਨਾ। ਬਹੁ ਬਿਧਿ ਸਾਥ ਤਾਹਿ ਗ੍ਰਿਹਿ ਆਨਾ। 
ਭੋਗ ਕਰੈ ਬਹੁ ਹਰਖ _ਬਢਾਈ। ਮੂਰਖ ਬਾਤ ਨ ਰਾਜੈ ਪਾਈ। ੧੩। 


ਦੰਹਾਰਾ 
ਇਹ ਬਿਧਿ ਚਰਿਤ ਬਨਾਇ ਕੈ ਤਾਹਿ ਭਜਾ ਰੁਚਿ ਮਾਨ। 
ਜੀਵਤ ਲਗਿ _ਰਾਖਾ ਸਦਨ ਸਕਾ ਨ ਨ੍ਰਿਪਤਿ _ਪਛਾਨ। _੧੪। ੧। 


/ਛੱਤਾ ਹੀੰ ਗਾਨਤ ੫ਲ੍ਯਾਨੇ /ਤੂਯਾ ਲਾਰੇ ਮਹਾਂ ਭੂਪ ਅੰਭਾਦੇ ਦੋਇ ਐਂ /ਏਕਹਤਾਠ ਲਾਰਤ੍ਹ ਸ਼ਮਮਤਨਆ 


ਡਾ ਨਭਨਆ ਡੁ/ _-2੭੧/ ੫੨੬੭੮ ਆਫੰ/ 


ਚੱਪਲ? 
ਏਕ _ਸੁਗੰਧ ਸੈਨ ਨ੍ਰਿਪ _ਨਾਮਾ। _ਗੰਧਾਗਿਰ ਪਰਬਤ _ਜਿਹ _ਧਾਮਾ। 
ਸੁਗੰਧ ਮਤੀ ਤਾ ਕੀ ਚੰਚਲਾ। ਹੀਨ ਕਰੀ ਸਸਿ ਕੀ ਜਿਨ ਕਲਾ। ੧। 


ਬੀਰ _ਕਰਨ _ਇਕ ਸਾਹੁ _ਬਿਖ੍ਯਾਤਾ। ਜਿਹ _ਸਮ _ਦੁਤਿਯ ਨ ਰਚਾ _ਬਿਧਾਤਾ। 
ਧਨ ਕਰਿ ਸਕਲ ਭਰੇ ਜਿਹ ਧਾਮਾ। ਰੀਝਿ ਰਹਤ ਦੁਤਿ ਲਖਿ ਸਭ _ਬਾਮਾ। ੨। 


ਸੌਦਾ ਨਮਿਤਿ ਤਹਾ ਵਹ _ਆਯੋ। ਜਾ ਕਹ _ਨਿਰਖਿ ਰੂਪ ਸਿਰ ਨ੍ਯਾਯੋ। 
ਜਾ ਸਮ ਸੁੰਦਰ ਸੁਨਾ ਨ_ਸੂਰਾ। ਦੇਗ ਤੇਗ ਸਾਚੋ ਭਰਪੂਰਾ। ੩। 


ਦੰਹਰਾ 
ਰਾਨੀ ਤਾ ਕੋ ਰੂਪ ਲਖਿ ਮਨ ਮਹਿ ਰਹੀ ਲੁਭਾਇ। 
ਮਿਲਿਬੇ ਕੇ ਜਤਨਨ ਕਰੈ ਮਿਲ੍ਯੋ ਨ ਤਾ ਸੋ _ਜਾਇ। ੪। 


ਚੱਖਣਾ 


ਰਾਨੀ ਬਹੁ ਉਪਚਾਰ _ਬਨਾਏ। ਬਹੁਤ ਮਨੁਖ _ਤਿਹ _ਨੌਰ _ਪਠਾਏ। 
ਬਹੁ ਕਰਿ ਜਤਨ ਏਕ ਦਿਨ _ਆਨਾ। ਕਾਮ ਭੋਗ ਤਿਹ ਸੰਗ _ਕਮਾਨਾ। ੫ 


ਬਹੁਤ ਦਰਬ _ਤਾ ਕਹ ਤਿਨ ਦੀਨਾ। ਤਾ ਕੇ ਮੋਹਿ ਚਿਤ ਕਹ ਲੀਨਾ। 
ਇਹ ਬਿਧਿ ਸੋ ਤਿਹ ਭੇਵ ਦ੍ਰਿੜਾਯੋ। ਬ੍ਰਾਹਮਨ ਕੋ ਤਿਹ ਭੇਸ ਧਰਾਯੋ। ੬। 


ਆਪ ਨ੍ਰਿਪਤਿ ਸੰਗ _ਕੀਯਾ _ਗਿਆਨਾ। _ਕਿਯ _ਉਪਦੇਸ _ਪਤਿਹਿ _ਬਿਧਿ _ਨਾਨਾ। 
ਜੈਸੋ ਪੁਰਖ ਦਾਨ ਜਗ _ਦ੍ਯਾਵੈ। ਤੈਸੋ ਹੀ ਆਗੇ _ਬਰੁ _ਪਾਵੈ। _੭। 


ਮੈ ਤੁਹਿ ਬਾਰ ਦਾਨ ਬਹੁ _ਕੀਨਾ। ਤਾ ਤੇ ਪਤਿ ਤੋ ਸੋ ਨ੍ਰਿਪ ਲੀਨਾ। 
ਤੁਮਹੌ ਪੁੰਨਿ ਬਾਰ ਬਹੁ _ਕੀਨੀ। ਤਬ ਮੋ ਸੀ ਸੁੰਦਰਿ ਤਿਯ ਲੀਨੀ। ੮। 


ਚਰਿਤ੍ਰ ਪਾਖਿਆਨ ੨੬੭ 


ਰਾਣੀ ਨੇ ਰਾਜੇ ਦਾ ਬਚਨ ਮੰਨ _ਲਿਆ। ਬਹੁਤ ਤਰ੍ਹਾਂ ਨਾਲ (ਆਦਰ _ਸਤਿਕਾਰ ਕਰ 
ਕੇ ਉਸ ਨੂੰ) ਘਰ ਲੈ ਆਈ। ਬਹੁਤ ਖ਼ੁਸ਼ ਹੋ _ਕੇ ਉਸ ਨਾਲ ਭੋਗ ਕਰਦੀ। ਪਰ ਮੂਰਖ ਰਾਜਾ 


ਦੀ) 


ਗੱਲ ਨੂੰ ਸਮਝ _ਨ _ਸਕਿਆ।੧੩। 
ਦੰਹਰਾ 
(ਰਾਣੀ ਨੇ) ਇਸ ਤਰ੍ਹਾਂ ਦਾ ਚਰਿਤ੍ਰ ਬਣਾ ਕੇ ਉਸ ਨਾਲ ਰੁਚੀ ਪੂਰਵਕ _ਸੈਯੋਗ _ਕੀਤਾ। 
ਉਸ ਨੂੰ ਜੀਉਂਦੇ ਜੀ ਮਹੱਲ ਵਿਚ ਰਖਿਆ, _ਪਰ ਰਾਜਾ (ਇਸ ਭੇਦ ਨੂੰ) ਨਹੀਂ ਸਮਝ 
ਸਗਿਆ।੧੪। 
/ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਾਰੇਤ ਦੇ ਮੰਤ ਭੂਪ ਸੰਭਾਦ ਦੇ >੭ਖਵੇ' ਗਾਰਤੂ ਦੀ ਸਮਘਤਨ 
ਅਠ ਲਭ ਹੈ? _2੭5/ ੫੨੬੮੭ ਫਲਦਾ/ 


ਚੱਪਣਾ 

ਇਕ ਸੁਗੰਧ ਸੈਨ ਨਾਂ ਦਾ ਰਾਜਾ ਸੀ ਜਿਸ ਦਾ ਘਰ ਗੰਧਾਗਿਰ ਪਰਬਤ 
ਉਸ ਦੀ ਇਸਤਰੀ ਦਾ ਨਾਂ ਸੁੰਗਧ ਮਤੀ ਸੀ ਜਿਸ ਨੇ ਚੰਦੂਮਾ ਦੀ ਕਲਾ ਨੂੰ ਵੀ 
ਹੋਇਆ ਸੀ।੧। 

ਬੀਰ _ਕਰਨ ਨਾਂ ਦਾ ਇਕ ਪ੍ਰਸਿੱਧ ਸ਼ਾਹ ਸੀ ਜਿਸ ਵਰਗਾ _ਵਿਧਾਤਾ ਨੇ 
ਨਹੀਂ ਰਚਿਆ ਸੀ। ਜਿਸ ਦੇ ਸਾਰੇ ਘਰ ਧਨ ਨਾਲ ਭਰੇ ਹੋਏ ਸਨ। (ਉਸ ਦੀ) ਸੁੰਦਰਤਾ 
ਵੇਖ ਕੇ ਸਾਰੀਆਂ ਇਸਤਰੀਆਂ ਮੋਹਿਤ _ਹੋ_ ਜਾਂਦੀਆਂ _ਸਨ।੨। 

ਉਹ _ਸੋਦਾਗਰੀ ਲਈ ਉਥੇ ਆਇਆ। ਉਸ ਦੇ ਰੂਪ ਨੂੰ ਵੇਖ ਕੇ (ਰਾਣੀ ਨੇ) ਸਿਰ 
ਨਿਵਾ _ਦਿੱਤਾ। _ਉਸ _ਵਰਗਾ ਸੁੰਦਰ ਅਤੇ ਸੂਰਮਾ (ਅਗੇ) ਨਹੀਂ ਸੁਣਿਆ _ਸੀ। _ਉਹ _ਸਚਮੁਚ 
ਦੇਗ ਅਤੇ _ਤੇਗ _(ਦੇ ਗੁਣਾਂ ਨਾਲ) ਭਰਪੂਰ _ਸੀ।੩। 
ਦੰਹਰਾ 

ਰਾਣੀ ਉਸ ਦਾ ਰੂਪ ਵੇਖ ਕੇ ਮਨ ਵਿਚ ਮੋਹਿਤ 
ਯਤਨ ਕਰਦੀ, ਪਰ ਉਸ ਨਾਲ ਮੇਲ ਨਹੀਂ _ਹੋ_ ਰਿਹਾ 


ਚੱਪਲਾਂ 


ਰਾਣੀ ਨੇ ਬਹੁਤ _ਉਪਾ ਕੀਤੇ ਅਤੇ ਬਹੁਤ ਸਾਰੇ _ਬੈਦੇ ਉਸ _ਕੋਲ ਭੇਜੇ। ਬਹੁਤ ਯਤਨ 
ਕਰ ਕੇ (ਉਸ ਨੂੰ) ਇਕ ਦਿਨ ਲਿਆਉਂਦਾ। ਉਸ ਨਾਲ _ਕਾਮ _ਭੋਗ _ਕੀਤਾ।੫। 


ਰਾਣੀ ਨੇ ਉਸ ਨੂੰ ਬਹੁਤ ਸਾਰਾ ਧਨ ਦਿੱਤਾ ਅਤੇ ਉਸ ਦੇ ਚਿਤ ਨੂੰ ਮੋਹ ਲਿਆ। ਉਸ 
ਨੂੰ (ਰਾਣੀ ਨੇ) ਇਸ ਤਰ੍ਹਾਂ ਭੇਦ ਪੱਕਾ _ਕੀਤਾ ਅਤੇ _ਉਸ ਨੂੰ ਬ੍ਰਾਹਮਣ ਦਾ ਭੇਸ ਧਾਰਨ 
ਕਰਵਾਇਆ।੬। 

(ਉਸ ਨੇ) ਰਾਜੇ ਨਾਲ ਆਪ ਗਿਆਨ ਚਰਚਾ ਕੀਤੀ ਅਤੇ ਪਤੀ ਨੂੰ ਬਹੁਤ ਤਰ੍ਹਾਂ ਨਾਲ 
ਉਪਦੇਸ਼ ਕੀਤਾ। ਜਗਤ _ਵਿਚ ਜਿਸ ਤਰ੍ਹਾਂ ਦਾ ਦਾਨ ਪੁਰਸ਼ ਦਿੰਦਾ ਹੈ, ਉਸੇ ਤਰ੍ਹਾਂ ਹੀ ਅਗੇ 
ਵਰ ਪ੍ਰਾਪਤ _ਕਰਦਾ _ਹੈ।੭। 

ਮੈਂ ਤੇਰੇ ਲਈ ਬਹੁਤ ਵਾਰ ਦਾਨ ਕੀਤਾ ਸੀ, ਤਾਂ ਹੀ ਤੇਰੇ ਵਰਗਾ ਰਾਜਾ ਪਤੀ ਵਜੋਂ 
ਪ੍ਰਾਪਤ ਕੀਤਾ ਹੈ। ਤੁਸੀਂ ਵੀ ਬਹੁਤ _ਵਾਰ ਪੁੰਨ ਕੀਤਾ ਸੀ, ਤਦ ਹੀ ਮੇਰੇ ਵਰਗੀ ਸੁੰਦਰ 
ਇਸਤਰੀ ਪ੍ਰਾਪਤ ਕਰ _ਲਈ _ਹੈ।੮। 


ਵਿਚ _ਸੀ। 
ਹੀਣਾ ਕੀਤਾ 
ਕੋਈ 


ਹੋਰ 


ਹੋ ਗਈ। (ਉਹ ਉਸ ਨੂੰ) ਮਿਲਣ ਦੇ 
ਸੀ।੪। 


੨੬੮ 


ਸੀ _ਦਸਮ-ਗ੍ਰੰਥ ਸਾਹਿਬ 


ਅਬ ਜੋ ਪੁੰਨ੍ਯ ਬਹੁਰਿ ਮੁਹਿ ਕਰਿ ਹੋ। ਮੋ ਸੀ ਤ੍ਰਿਯ ਆਗੇ ਪੁਨਿ ਬਰਿ ਹੋ। 
ਧਰਮ ਕਰਤ ਕਛੁ ਢੀਲ ਨ ਕੀਜੈ। ਦਿਜ ਕੌ ਦੈ ਜਗ ਮੋ ਜਸੁ ਲੀਜੈ। ੯। 


ਇਹ ਸੁਨਿਯੌ ਨ੍ਰਿਪ ਕੇ ਮਨ ਆਈ। ਪੁੰਨ੍ਯ _ਕਰਨ ਇਸਤ੍ਰੀ ਠਹਰਾਈ। 
ਜੋ ਰਾਨੀ ਕੇ ਮਨ ਮਹਿ ਭਾਯੋ। ਵਹੈ ਜਾਨਿ ਦਿਜ ਬੋਲਿ ਪਠਾਯੋ। _੧0। 


ਤਾ ਕਹ ਨਾਰਿ ਦਾਨ ਕਰਿ ਦੀਨੀ। ਮੂੜ ਭੇਦ ਕੀ ਕ੍ਰਿਯਾ ਨ ਚੀਨੀ। 
ਸੋ ਲੈ ਜਾਤ ਤਰੁਨਿ ਕਹ ਭਯੋ। ਮੂੰਡਿ ਮੂੰਡਿ ਮੂਰਖ ਕੋ _ਗਯੋ। ੧੧। ੧। 


/ਈਤਾ ਗੰ ਲਾਰਤ੍ਹ ਪਖ੍ਹਯਾਨ /ਝਯਾ ਲਾਰ੍੍‌ੜੇ ਅੰਤਗੀੰ ਭ ਸੰਲਾਦੇ ਦੋਇ ਸੌ ਲਹਤਾ/ੰਰ ਗਾਰ ਸਮਾਪਤਮ 
ਡਤ _ਨੁਭ# ਨਤੁ/>੭੦/੫੨੭੮੯/%ਫਲੂੰ/ 
ਚੱਪਲ? 
ਸੁਕ੍ਰਿਤ ਸੈਨ ਇਕ ਸੁਨਾ ਨਰੇਸਾ। ਜਿਹ ਕੋ _ਡੰਡ ਭਰਤ ਸਭ ਦੇਸਾ। 
ਸੁਕ੍ਰਿਤ ਮੰਜਰੀ ਤਿਹ ਕੀ ਦਾਰਾ। ਜਾ ਸਮ ਦੇਵ ਨ ਦੇਵ ਕੁਮਾਰਾ। ੧। 


ਅਤਿਭੂਤ ਸੈਨ ਸਾਹੁ ਸੁਤ ਇਕ ਤਹ। ਜਾ ਸਮ ਦੁਤਿਯ ਨ ਉਪਜ੍ਯੋ ਮਹਿ _ਮਹ। 
ਜਗਮਗਾਤ _ਤਿਹ ਰੂਪ _ਅਪਾਰਾ। ਜਿਹ ਸਮ ਇੰਦੂ ਨ ਚੰਦੂ _ਕੁਮਾਰਾ। ੨। 


ਰਾਨੀ ਅਟਕਿ ਤਵਨ ਪਰ _ਗਈ। ਤਿਹ ਗ੍ਰਿਹਿ ਜਾਤਿ ਆਪਿ ਚਲਿ ਭਈ। 
ਤਾ ਸੋ ਪ੍ਰੀਤਿ ਕਪਟ ਤਜਿ ਲਾਗੀ। ਛੂਟੋ ਕਹਾ ਅਨੋਖੀ ਜਾਗੀ। _੩। 


ਬਹੁ ਬਿਧਿ ਤਿਨ ਸੰਗ ਭੋਗ _ਕਮਾਨਾ। ਕੇਲ ਕਰਤ ਬਹੁ _ਕਾਲ _ਬਿਹਾਨਾ। 
ਸੁੰਦਰ ਔਰ ਤਹਾ ਇਕ _ਆਯੋ। _ਵਹੈ ਪੁਰਖ ਰਾਨੀ _ਕਹਲਾਯੋ। ੪। 


ਵਹੈ ਪੁਰਖ ਰਾਨੀ ਕਹ _ਭਾਇਸਿ। ਕਾਮ ਕੇਲ ਗ੍ਰਿਹ ਬੋਲਿ ਕਮਾਇਸਿ। 
ਪ੍ਰਥਮ ਮਿਤ੍ਰ ਤਿਹ ਠਾ ਤਬ ਆਯੋ। ਰਮਤ _ਨਿਰਖਿ ਰਾਨੀ ਕੁਰਰਾਯੋ। _੫। 


ਅਧਿਕ ਕੋਪ ਕਰਿ ਖੜਗੁ _ਨਿਕਾਰਿਯੋ। ਰਾਨੀ ਰਾਖਿ ਜਾਰ ਕਹ _ਮਾਰਿਯੋ। 
ਆਪੁ ਭਾਜ ਪੁਨਿ ਤਹ ਤੇ ਗਯੋ। ਤੇਜ ਭਏ ਤ੍ਰਿਯ ਕੋ ਤਨ ਤਯੋ। ੬। 

ਲਿਖਿ _ਪਤਿਯਾ ਅਸਿ ਤਾਹਿ ਪਠਾਈ। ਤੋਹਿ ਮਿਤ੍ਰ ਮੁਹਿ ਤਜਾ ਨ ਜਾਈ। 
ਛਿਮਾ ਕਰਹੁ ਇਹ ਭੂਲਿ _ਹਮਾਰੀ। ਅਬ ਦਾਸੀ ਮੈ ਭਈ ਤਿਹਾਰੀ। ੭। 
ਜੋ ਆਗੇ ਫਿਰਿ ਐਸ ਨਿਹਰਿਯਹੁ। ਮੋਹੂ ਸਹਿਤ ਮਾਰਿ ਤਿਹ ਡਰਿਯਹੁ। 
ਭਲਾ _ਕਿਯਾ ਤੁਮ ਤਾਹਿ ਸੰਘਾਰਾ। ਆਗੇ ਰਾਹ ਮਿਤ੍ਰ ਮੁਹਿ _ਡਾਰਾ। ੮। 


ਚਰਿਤ੍ਰ ਪਾਖਿਆਨ ੨੬੯ 


ਪ੍ਰਾਪਤ _ਕਰੋਗੇ। ਧਰਮ _ਕਾਰਜ _ਕਰਨ ਵਿਚ _ਢਿਲ ਨਹੀਂ _ਕਰਨੀ ਚਾਹੀਦੀ ਅਤੇ ਬ੍ਰਾਹਮਣ 
ਦਾਨ ਕਰ _ਕੇ ਜਗਤ _ਵਿਚ _ਜਸ ਲੈਣਾ ਚਾਹੀਦਾ _ਹੈ।੯। 

ਇਹ ਸੁਣ ਕੇ ਰਾਜੇ ਨੇ ਇਸਤਰੀ ਨੂੰ ਦਾਨ ਕਰਨ ਦਾ ਮਨ ਬਣਾ _ਲਿਆ। ਰਾਣੀ 
ਦੇ ਮਨ ਵਿਚ ਜੋ ਚੰਗਾ ਲਗਾ ਸੀ, ਉਹੀ ਜਾਣ ਕੇ ਬ੍ਰਾਹਮਣ ਨੂੰ (ਰਾਜੇ ਨੇ) ਬੁਲਾ 
'ਲਿਆ।੧0। 

ਉਸ ਨੂੰ ਇਸਤਰੀ ਦਾਨ ਕਰ ਦਿੱਤੀ ਅਤੇ ਮੂਰਖ ਨੇ ਭੇਦ ਦੀ ਕ੍ਰਿਆ ਨੂੰ ਨ ਸਮਝਿਆ। 
ਉਹ (ਬ੍ਰਾਹਮਣ) ਇਸਤਰੀ ਨੂੰ ਲੈ ਕੇ ਚਲਾ ਗਿਆ ਅਤੇ ਮੂਰਖ (ਰਾਜੇ) ਦੇ ਸਿਰ ਨੂੰ _ਚੈਗੀ 
ਤਰ੍ਹਾਂ ਮੁੰਨ ਗਿਆ ਅਰਥਾਤ! ਛਲ _ਗਿਆ।੧੧। 

/ਏਥੇਂ ਸੰ ਗੰਰੇਤੁੰਪ/ਮਿਆਨ ਦੇ ਤੁਆ ਗਰੇੜੂ ਦੇ ਮਹ ਭੂਪ ਸੰਲਾਦ ਦੇ ੨੭੨ਵਂ' ਰੇਤ ਦੀ ਸ਼ਮਪਤਨ 

ਭਾ ਡ੍ਭ ਹੰ/ _2੭੨/ ੫੨੭੯੪ ਚਲਦਾ? 


ਹੁਣ ਜੇ ਤੁਸੀਂ ਮੈਨੂੰ ਦਾਨ ਕਰ _ਦਿਓਗੇ, ਤਾਂ ਮੇਰੇ ਵਰਗੀ ਇਸਤਰੀ ਅਗੇ ਜਾਕੇ 
ਨੂ 


ਚੱਪਲਾਂ 

ਸੁਕ੍ਰਿਤ ਸੈਨ ਨਾਂ ਦਾ ਇਕ ਰਾਜਾ ਸੁਣਿਆ ਸੀ, ਜਿਸ ਦਾ ਸਾਰੇ ਦੇਸ ਦੰਡ ਭਰਦੇ 
(ਭਾਵ ਅਧੀਨਗੀ ਸਵੀਕਾਰ _ਕਰਦੇ _ਸਨ)। ਸੁਕ੍ਰਿਤ _ਮੰਜਰੀ ਉਸ _ਦੀ ਇਸਤਰੀ _ਸੀ। 
ਵਰਗੀ ਨ _ਦੇਵ-ਇਸਤਰੀ ਸੀ ਅਤੇ ਨ ਹੀ ਦੇਵ ਕੁਮਾਰੀ।੧। 

ਉਥੇ _ਅਤਿਭੁਤ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ ਜਿਸ ਵਰਗਾ ਦੂਜਾ ਕੋ 
ਧਰਤੀ ਉਤੇ ਪੈਦਾ ਨਹੀਂ ਹੋਇਆ _ਸੀ। ਉਸ ਦਾ ਅਪਾਰ ਰੂਪ _ਬਹੁਤ _ਜਗਮਗਾਉਂਦਾ _ਸੀ। 
ਉਸ ਕੁਮਾਰ ਦੇ ਸਮਾਨ ਨ ਇੰਦਰ ਸੀ ਅਤੇ ਨ ਹੀ ਚੰਦ੍ਰਮਾ ਸੀ।੨। 

ਰਾਣੀ ਉਸ ਦੀ (ਸੁੰਦਰਤਾ ਨੂੰ ਵੇਖ ਕੇ) ਮੋਹਿਤ ਹੋ ਗਈ ਅਤੇ ਉਸ ਦੇ ਘਰ ਆਪ 
ਹੀ ਚਲ ਕੇ ਗਈ। ਉਸ ਨਾਲ ਨਿਸ਼ਕਪਟ ਪ੍ਰੀਤ ਲਗਾ _ਲਈ। _(ਉਹ) ਅਨੋਖੀ (ਪ੍ਰੀਤ) 
ਜਾਗੀ ਹੋਈ _ਕਿਥੇ _ਹਟਦੀ _ਸੀ।੩। 

ਉਸ ਨਾਲ (ਰਾਣੀ ਨੇ) ਬਹੁਤ ਤਰ੍ਹਾਂ ਨਾਲ _ਸੈਯੋਗ _ਕੀਤਾ। _ਕਾਮ-ਕੇਲ _ਕਰਦਿਆਂ 
ਬਹੁਤ ਸਮਾਂ ਬੀਤ _ਗਿਆ। ਉਥੇ ਇਕ ਹੋਰ ਸੁੰਦਰ ਵਿਅਕਤੀ ਆ _ਗਿਆ। _ਉਸ ਪੁਰਸ਼ ਨੂੰ 
ਵੀ ਰਾਣੀ ਨੇ _ਬੁਲਵਾ _ਲਿਆ।੪। 

ਉਹ ਪੁਰਖ _ਵੀ ਰਾਣੀ ਨੂੰ ਚੰਗਾ _ਲਗਿਆ। _ਉਸ ਨੂੰ ਘਰ ਬੁਲਾ ਕੇ _ਕਾਮ-ਕ੍ਰੀੜਾ 
ਕੀਤੀ। ਤਦ ਉਸ ਥਾਂ ਤੇ ਪਹਿਲਾ ਮਿਤਰ ਵੀ ਆ ਗਿਆ। ਰਾਣੀ ਨੂੰ (ਉਸ ਨਾਲ) ਰਮਣ 
ਕਰਦਿਆਂ ਵੇਖ ਕੇ ਕ੍ਰੋਧ ਨਾਲ ਬੁੜਬੁੜਾਇਆ।੫। 
ਕ੍ਰੋਧਿਤ ਹੋਕੇ ਉਸ ਨੇ ਤਲਵਾਰ ਖਿਚ ਲਈ ਅਤੇ ਰਾਣੀ ਨੂੰ ਬਚਾ ਕੇ ਯਾਰ ਨੂੰ 
ਉਹ 


ਆਪ ਉਥੋਂ ਭਜ _ਗਿਆ। ਕ੍ਰੋਧ ਨਾਲ _ਰਾਣੀ ਦਾ ਸ਼ਰੀਰ ਤਪ _ਗਿਆ।੬। 


ਨੂੰ ਇਸ ਤਰ੍ਹਾਂ ਚਿੱਠੀ ਲਿਖ ਕੇ ਭੇਜੀ ਕਿ ਹੇ ਮਿਤਰ! ਮੇਰੇ ਤੋਂ ਤੂੰ ਛਡਿਆ ਨਹੀਂ 
ਜਾਂਦਾ। ਮੇਰੀ ਇਹ ਭੁਲ ਮਾਫ਼ ਕਰ _ਦਿਓ। ਹੁਣ ਮੈਂ ਤੁਹਾਡੀ ਦਾਸੀ ਹੋ_ਗਈ ਹਾਂ।੭। 

ਜੇ ਤੁਸੀਂ ਅਗੋਂ ਫਿਰ (ਮੈਨੂੰ) ਇਸ ਤਰ੍ਹਾਂ ਵੇਖੋ ਤਾਂ ਉਸ ਨਾਲ ਹੀ ਮੈਨੂੰ ਵੀ ਮਾਰ ਦੇਣਾ। 
ਹੇ ਮਿਤਰ! ਤੁਸੀਂ ਚੰਗਾ ਕੀਤਾ ਜੋ ਉਸ ਨੂੰ ਮਾਰ ਦਿੱਤਾ ਅਤੇ ਮੈਨੂੰ ਅਗੋਂ ਲਈ (ਸਹੀ) ਰਸਤੇ 
ਉਤੇ ਪਾ ਦਿੱਤਾ।੮। 


ਬਹੁਤ 
ਮਾਰ _ਦਿੱਤੀ। 
ਉਸ 


੨੭0 


ਸੀ _ਦਸਮ-ਗੁੁੰਥ ਸਾਹਿਬ 


ਦੰਹਰਾ 
ਪਤਿਯਾ _ਬਾਚਤ _ਮੂੜ _ਮਤਿ ਫੂਲ ਗਯੋ ਮਨ _ਮਾਹਿ। 
ਬਹੁਰਿ ਤਹਾ ਆਵਤ ਭਯੋ ਭੇਦ _ਪਛਾਨਿਯੋ _ਨਾਹਿ। ੯। 
ਚੱਪਲ? 
ਪ੍ਰਥਮ ਮਿਤ੍ਰ ਤਿਹ ਠਾ ਜਬ _ਆਯੋ। ਦੁਤਿਯ ਮਿਤਰ ਸੌ_ਬਾਧਿ ਜਰਾਯੋ। 
ਜਿਨ ਮੇਰੇ _ਮਿਤਵਾ ਕਹ ਮਾਰਿਯੋ। 


ਅਸ ਤ੍ਰਿਯ ਪ੍ਰਥਮ ਭਜਤ ਭੀ ਜਾ ਕੋ। ਇਹ ਚਰਿਤ੍ਰ ਪੁਨਿ ਮਾਰਿਯੋ ਤਾ ਕੋ। 


ਇਨ ਅਬਲਨ ਕੀ ਰੀਤਿ ਅਪਾਰਾ। ਜਿਨ ਕੋ ਆਵਤ ਵਾਰ ਨ ਪਾਰਾ। _੧੧। ੧। 


/ਏੰਤਾ ਨੰ ਗਾਰੇਤ੍ਹ ਪਲ੍ਯਾਨੋ /ਤਰ੍‌ਯਾ ਗਾਹੇੜ੍ਹੇ ਨੰ ਝੂਪ ਸੱਭਾਦੇ ਲੋਇ ਨੌਂ /ਭਹਤਰਾ ਯਾਰਤ੍ਹਾ ਜ਼ਆਮਤਆ 


ਡਾ ਨਭ# ਸ੍ਤ/ ੨੭੩/ ੫੨੯੭/ ਆਫੜੰ/ 


ਚੱਪਣ? 
ਇਕ _ਅੰਬਸਟ ਕੇ ਦੇਸ ਨ੍ਰਿਪਾਲਾ। ਪਦੁਮਿਨਿ ਦੇ ਜਾ ਕੇ ਗ੍ਰਿਹ ਬਾਲਾ। 
ਅਪੁਮਾਨ ਤਿਹ _ਪੂਭਾ _ਭਨਿਜੈ। ਜਿਹ ਕੋ ਕੋ _ਪਤਟਰ ਤ੍ਰਿਯ _ਦਿਜੈ। _੧। 
ਤਾ ਕੇ ਏਕ ਦਾਸ ਘਰ ਮਾਹੀ। ਜਿਹ ਸਮ ਸ੍ਯਾਮ ਬਰਨ ਕਹੂੰ _ਨਾਹੀ। 
ਨਾਮਾਫਿਕ ਸੰਖ੍ਯਾ _ਤਿਹ _ਰਹੈ। ਮਾਨੁਖ ਜੋਨਿ ਕਵਨ ਤਿਹ _ਕਹੈ। _੨। 


ਚੇਰੀ ਏਕ ਹੁਤੀ ਤਾ ਸੌ ਰਤਿ। ਜਾ ਕੇ ਹੁਤੀ ਨ ਕਛੁ ਘਟ ਮਹਿ ਮਤਿ। 
ਨਾਮਾਫਿਕ ਤਿਨ ਨਾਰਿ _ਬੁਲਾਯੋ। ਕਾਮ ਭੋਗ ਮਨ _ਖੋਲਿ ਮਚਾਯੋ। _ਤ। 


ਤਬ ਲਗਿ ਆਇ ਨ੍ਰਿਪਤਿ ਗਯੋ _ਤਹਾ। ਚੇਰੀ ਰਮਤ _ਦਾਸਿ ਸੰਗ ਜਹਾ। 
ਲਟਪਟਾਇ ਦਾਸੀ ਤਬ _ਗਈ। _ਚਟਪਟ ਜਾਤ ਸਕਲ ਸੁਧਿ ਭਈ। ੪। 


ਜਤਨ ਅਵਰ ਕਛੂ _ਹਾਥ ਨ ਆਯੋ। ਮਾਰਿ ਦਾਸ ਉਲਟੋ ਲਟਕਾਯੋ। 
ਹਰੇ ਹਰੇ ਤਰ ਆਗਿ ਜਰਾਈ। _ਕਾਢਤ ਹੈ ਜਨੁ _ਕਰਿ ਮਿਮਿਯਾਈ। ੫। 


ਚੋਗਾ _ਭਾਦ਼ਾ 
ਮਿਲ੍ਯੋ _ਬੈਦ ਮੁਹਿ ਏਕ ਨ੍ਰਿਪਾਰਾ। _ਕ੍ਰਿਯਾ ਦਈ _ਤਿਨ ਮੋਹਿ ਸੁਧਾਰਾ। 
ਚਕਿਤਸਾ ਤਾ ਤੇ। ਲੀਜੈ ਸਕਲ ਬ੍ਰਿਥਾ ਸੁਨਿ ਯਾ _ਤੇ। ੭। 


ਕਰੀ 
ਖਈ ਰੋਗ ਇਹ _ਕਹਿਯੋ ਰਾਜ ਮਹਿ। ਤਾ ਤੇ ਮਾਰਿ ਦਾਸ ਤੂ 
ਕਰਿ _ਮਿਮਿਯਾਈ ਨ੍ਰਿਪਹਿ ਖਵਾਵੈ। ਤਬ ਤਿਹ ਦੋਖ ਦੂਰ ਹ੍ਹੈ ਜਾਵੈ। _੮। 


ਵਹੈ _ਚਾਹਿਯਤ _ਪਕਰਿ _ਸੰਘਾਰਿਯੋ। _੧0। 


੬। 


ਚਰਿਤ੍ਰ ਪਾਖਿਆਨ ੨੭੧ 


ਦੰਹਰਾ 

(ਉਹ) _ਪੂਰਖ _ਮਤ _ਵਾਲਾ ਚਿੱਠੀ ਪੜ੍ਹ _ਕੇ ਮਨ ਵਿਚ ਫੁਲ ਗਿਆ ਅਤੇ ਭੇਦ ਜਾਣੇ 
ਬਿਨਾ ਫਿਰ ਉਸ ਕੋਲ ਆ ਗਿਆ।੯। 
ਚੱਪਣਾ 

ਜਦੋਂ ਪਹਿਲਾ ਮਿਤਰ ਉਸ ਥਾਂ ਤੇ ਆਇਆ (ਤਾਂ ਉਸ ਨੂੰ) ਦੂਜੇ ਮਿਤਰ (ਦੀ ਲੋਥ 
ਨਾਲ) ਬੰਨ੍ਹ _ਕੇ ਸਾੜ _ਦਿੱਤਾ। (ਉਸ ਨੇ ਮਨ ਵਿਚ ਸੋਚਿਆ ਕਿ) ਜਿਸ ਨੇ ਮੇਰੇ ਮਿਤਰ ਨੂੰ 
ਮਾਰਿਆ ਹੈ, ਉਸ ਨੂੰ ਵੀ ਪਕੜ ਕੇ ਮਾਰ ਦੇਣਾ ਚਾਹੀਦਾ ਹੈ।੧0। 

ਇਸ ਤਰ੍ਹਾਂ ਜਿਸ _ਨਾਲ ਇਸਤਰੀ _ਪਹਿਲਾਂ _ਸੈਯੋਗ ਕਰਦੀ _ਸੀ। ਇਸ ਚਰਿਤ੍ਰ _ਨਾਲ 
ਉਸ ਨੂੰ ਮਾਰ ਦਿੱਤਾ। ਇਨ੍ਹਾਂ ਇਸਤਰੀਆਂ _ਦੀ _ਰੀਤ ਅਪਾਰ ਹੈ ਜਿਸ ਦਾ ਆਰਪਾਰ ਨਹੀਂ 
ਪਾਇਆ ਜਾ _ਸਕਦਾ।੧੧। 

/ਏਥੇਂ ਸੰ ਗੰਰੇਤੰਪ/ੰਮਿਆਨ ਦੇ ਤੁਆ ਗਾਰੇੜ ਦੇ ਮੰਤ ਭੂਪ ਸੰਭਾਦ ਦੇ ੨੭=ਵੇਂ' ਗਾਰੇਤ ਦੀ ਸ਼ਮਪਤਨ 

ਭਾ ਲਭ ਹ/ _2੭੩/ ੪੨੯0/ ਲਲਦਾ/ 

ਜੱਪਣਾ 

ਅੰਬਸਟ ਦੇਸ ਦਾ ਇਕ ਰਾਜਾ _ਸੀ। ਉਸ ਦੇ ਘਰ ਪਦਮਨੀ ਦੇ (ਦੇਈ) ਨਾਂ ਦੀ 
ਇਸਤਰੀ _ਸੀ। _ਉਸ _ਦੀ ਸੁੰਦਰਤਾ ਬਹੁਤ ਅਧਿਕ _ਸੀ ਜਿਸ ਦੀ ਤੁਲਨਾ ਕਿਸ ਇਸਤਰੀ 
ਨਾਲ ਦੇਈਏ ।੧। 

ਉਸ ਦੇ ਘਰ ਇਕ ਦਾਸ ਸੀ ਜਿਸ ਵਰਗੇ ਕਾਲੇ ਰੰਗ ਵਾਲਾ ਹੋਰ ਕੋਈ ਨਹੀਂ _ਸੀ। 
ਉਸ ਦਾ ਨਾਂ 'ਨਾਮਾਫਿਕ” ਸੀ। ਉਸ ਨੂੰ ਮਨੁੱਖ ਜੂਨ ਵਾਲਾ ਕੋਈ ਕਿਵੇਂ ਕਹਿ ਸਕਦਾ ਸੀ।੨। 


ਇਕ ਦਾਸੀ ਉਸ ਵਿਚ ਮਗਨ _ਸੀ ਜਿਸ ਤੋਂ ਘਟ ਮੂਰਖ ਇਸ _ਧਰਤੀ ਉਤੇ ਕੋਈ 
ਨਹੀਂ _ਸੀ। ਨਾਮਾਫਿਕ ਨੂੰ ਉਸ ਇਸਤਰੀ ਨੇ ਬੁਲਾਇਆ ਅਤੇ ਮਨ ਭਰ ਕੇ ਉਸ ਨਾਲ ਕਾਮ- 
ਭੋਗ ਕੀਤਾ।੩। 


ਤਦ ਤਕ ਉਥੇ ਰਾਜਾ ਆ ਗਿਆ ਜਿਥੇ ਦਾਸੀ (ਉਸ) ਦਾਸ ਨਾਲ ਰਮਣ ਕਰ ਰਹੀ 
ਸੀ। ਤਦ ਦਾਸੀ ਘਬਰਾ ਗਈ ਅਤੇ _ਝਟਪਟ _ਸਾਰੀ ਹੋਸ਼ ਚਲੀ _ਗਈ।੪। 


ਉਸ ਨੂੰ ਹੋਰ ਕੁਝ ਉਪਾ ਨ ਫੁਰਿਆ। ਦਾਸ ਨੂੰ ਮਾਰ ਕੇ ਉਲਟਾ ਲਟਕਾ ਦਿੱਤਾ। 
(ਉਸ ਦੇ ਹੇਠਾਂ) ਮਠੀ _ਮਠੀ _ਔਗ _ਬਾਲ ਦਿੱਤੀ, ਮਾਨੋ ਉਸ ਦੀ ਚਰਬੀ ਕਢ ਰਹੀ ਹੋਵੇ।੫। 

ਜਦ ਰਾਜੇ ਨੇ ਦਾਸ ਨੂੰ ਮਰਿਆ ਹੋਇਆ ਵੇਖਿਆ ਤਾਂ ਹੈਰਾਨ ਹੋ ਕੇ _ਪੁਛਿਆ--ਇਸ 
ਨੂੰ ਮਾਰ ਕੇ ਤ? ਪੁਠਾ ਕਿਉਂ ਲਟਕਾਇਆ ਹੋਇਆ ਹੈ ਅਤੇ ਇਸ ਦੇ ਹੇਠਾਂ ਔਗ ਕਿਸ ਲਈ 
ਬਾਲੀ _ਹੋਈ _ਹੈ।੬। 
ਦਾਲਾਂ ਨੇ /ਕਹਾ-- 

ਹੇ ਰਾਜਨ! ਮੈਨੂੰ ਇਕ ਵੈਦ ਮਿਲਿਆ ਹੈ। ਉਸ ਨੇ ਮੈਨੂੰ ਚੰਗੀ ਤਰ੍ਹਾਂ ਨਾਲ (ਦਵਾਈ 
ਦੀ ਇਕ) ਵਿਧੀ ਦਸੀ ਹੈ। ਇਸ ਲਈ ਮੈਂ ਉਹ ਚਿਕਿਤਸਾ-ਕ੍ਰਿਆ ਕੀਤੀ ਹੈ। ਇਸ ਬਾਰੇ 
(ਮੇਰੇ _ਕੋਲੋਂ) ਪੂਰੀ ਵਿਥਿਆ _ਸੁਣ _ਲਵੋ।੭। 

ਉਸ (ਵੈਦ) ਨੇ ਮੈਨੂੰ ਦਸਿਆ ਕਿ ਰਾਜੇ ਨੂੰ ਤਪੇਦਿਕ ਹੈ। ਇਸ ਲਈ ਤੂੰ ਇਸ ਦਾਸ 
ਨੂੰ ਮਾਰ ਦੇ। (ਉਸ ਦੇ ਮਗਜ਼ ਦੀ) ਚਰਬੀ ਕਢ ਕੇ ਰਾਜੇ ਨੂੰ ਖੁਆਓ। ਤਦ ਉਸ ਦਾ ਦੁਖ 
ਜਾਏਗਾ।੮। 


ਦ ੭੩ 


ਸੀ _ਦਸਮ-ਗੁੁੰਥ ਸਾਹਿਬ 


ਤਿਹ ਨਿਮਿਤ ਯਾ ਕੋ ਮੈ ਘਾਯੋ। ਮਿਮਿਯਾਈ ਕੋ _ਬਿਵਤ _ਬਨਾਯੋ। 
ਜੋ ਤੁਮ ਭਛਨ ਕਰਹੁ ਤੇ ਕੀਜੈ। ਨਾਤਰ ਛਾਡਿ ਆਜੁ ਹੀ ਦੀਜੈ। ੯। 


ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਯੋ। _ਤਾਹਿ _ਬੈਦਨੀ ਕਰਿ _ਠਹਰਾਯੋ। 
ਮਨ ਮਹਿ _ਕਹਿਯੋ ਭਲੀ ਬਿਧਿ _ਕੀਨੀ। ਘਰ ਮਹਿ ਨਾਰਿ _ਰੋਗਿਹਾ ਦੀਨੀ। _੧0। 


ਧੈਨਿ _ਧੈਨਿ ਕਹਿ ਤਾਹਿ _ਬਖਾਨਾ। ਤੇਰੋ ਗੁਨ ਹਮ ਆਜੁ _ਪਛਾਨਾ। 
ਪਛਮ _ਦਿਸਿ ਹਮ ਸੁਨੀ _ਬਨੈਯਤ। ਹਮਰੇ _ਦੇਸ ਨ ਢੂਡੀ ਪੈਯਤ। _੧੧। 


ਤੁਹਿ ਜਾਨਤ ਮੁਹਿ ਕਹਤ _ਬਤਾਈ। _ਮਿਮਿਆਈ _ਇਹ ਦੇਸ _ਬਨਾਈ। 
ਕਹਾ ਭਯੋ ਇਕ ਦਾਸ ਸੰਘਾਰਾ। ਹਮਰੋਂ ਰੋਗ ਬਡੋ ਤੈ ਟਾਰਾ। ੧੨। ੧। 
/ਛੰਤਾ ਹਾੰ ਗਾਰਤ੍ਹ ਖਲੂਯਾਨੋ ਤਰਲਾ ਲਾਰਤ੍ ਅੰਤਾਂ ਭੂਆ ਸੰਭਾਦੇ ਦੋਇ ਸੌਂ ਲੱਹਤਰਾ ਾਰਤ੍ਹ ਸਮਘਤਆ 
ਗਤ ਨਭਨ' ਸਤ? -੭੪/ ੪੩%੨/ #ਫਜ, / 
ਚੱਪਾਣ 
ਬੰਦਰ ਬਸ _ਤਹ ਬਾਸੀ _ਜਹਾ। _ਹਬਸੀ ਰਾਇ ਨਰਾਧਿਪ ਤਹਾ। 
ਹਬਸ ਮਤੀ ਤਾ ਕੈ ਘਰ ਰਾਨੀ। ਜਨੁ ਪੁਰ ਖੋਜਿ ਚੌਦਹੂੰ _ਆਨੀ। _੧। 


ਹਾਸਿਮ ਖਾਨ ਪਠਾਨ ਇਕ _ਤਹਾ। ਜਾ ਸਮ ਸੁੰਦਰ ਕੋਊ ਨ ਕਹਾ। 
ਰਾਨੀ ਤਾਹਿ _ਨਿਰਖਿ _ਉਰਝਾਨੀ। _ਬਿਰਹ _ਸ਼ਿਕਲ ਹੈ ਗਈ _ਦਿਵਾਨੀ। _੨। 


ਰਾਨੀ _ਜਤਨ ਅਨੇਕ _ਬਨਾਏ। _ਛਲਬਲ ਸੌ ਗ੍ਰਿਹ ਮਿਤ੍ਰ _ਬੁਲਾਏ। 
ਕਾਮ ਭੋਗ _ਤਿਹ ਸੰਗ _ਕਮਾਨਾ। ਆਸਨ ਚੁੰਬਨ ਕੀਏ ਪ੍ਰਮਾਨਾ। ੩। 
ਦੰਹਰਾ 
ਅਨਿਕ _ਭਾਤਿ ਭਜਿ ਮਿਤ੍ਰ ਕਹ _ਗਰੇ ਰਹੀ _ਲਪਟਾਇ। 
ਜਾਨੁ _ਨਿਰਧਨੀ ਪਾਇ ਧਨ _ਰਹਿਯੋ _ਹੀਯ ਸੋ ਲਾਇ। ੪। 
ਚੱਪਲ? 
ਤਬ ਰਾਜਾ ਤਾ ਕੇ ਗ੍ਰਿਹ ਆਯੋ। ਨਿਰਖਿ ਸੇਜ ਪਰ ਤਾਹਿ ਰਿਸਾਯੋ। 
ਅਸਿ ਗਹਿ ਧਯੋ ਹਾਥ ਗਹਿ ਨਾਰੀ। ਇਹ ਬਿਧਿ ਸੋ ਹਸਿ ਬਾਤ ਉਚਾਰੀ। ੫। 


ਤੈ ਰਾਜਾ ਇਹ ਭੇਦ ਨ ਜਾਨਾ। ਬਿਨੁ ਬੂਝੇ ਅਸਿ ਕੋਪ ਪ੍ਰਮਾਨਾ। 
ਪ੍ੁਥਮਹਿ ਬਾਤ _ਜਾਨਿਯੈ ਯਾ _ਕੀ। ਬਹੁਰੌ ਸੁਧਿ ਲੀਜੈ ਕਛੁ ਤਾ ਕੀ। ੬। 


ਇਹ ਹੈ ਮਿਤ੍ਰ _ਮਛਿੰਦਰ _ਰਾਜਾ। ਆਯੋ _ਨ੍ਯਾਇ _ਲਹਨ _ਤਵ _ਕਾਜਾ। 
ਤਪਸ੍ਯਾ ਬਲ ਆਯੋ ਇਹ ਨੌਰਾ। ਹੈ ਸਭ _ਤਪਸਿਨ ਕਾ _ਸਿਰਮੌਰਾ। _੭। 


ਚਰਿਤ੍ਰ ਪਾਖਿਆਨ ੨੭੩ 


ਇਸ ਲਈ ਮੈਂ ਇਸ ਨੂੰ ਮਾਰਿਆ ਹੈ ਅਤੇ ਚਰਬੀ (ਕਢਣ ਦੀ) ਵਿਉਂਤ ਬਣਾਈ ਹੈ। 
ਜੇ ਤੁਸੀਂ (ਇਸ ਚਰਬੀ ਨੂੰ) ਖਾਣਾ ਹੋਵੇ ਤਾਂ ਮੈਂ ਕਢਾਂ? ਨਹੀਂ ਤਾਂ ਹੁਣੇ ਹੀ (ਇਸ ਨੂੰ) ਛਡ 
ਦਿਆਂ।੯। 

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਉਸ ਨੂੰ ਵੈਦਣੀ ਵਜੋਂ ਮੌਨ ਲਿਆ। ਮਨ ਵਿਚ 
ਕਹਿਣ ਲਗਾ ਕਿ _ਵਿਧਾਤਾ ਨੇ ਚੰਗਾ ਕੀਤਾ ਹੈ ਕਿ ਘਰ ਵਿਚ ਹੀ ਰੋਗ ਖ਼ਤਮ ਕਰਨ ਵਾਲੀ 
ਇਸਤਰੀ ਦੇ ਦਿੱਤੀ ਹੈ।੧0। 

(ਰਾਜੇ ਨੇ) ਉਸ ਨੂੰ ਧੰਨ ਧੰਨ ਕਿਹਾ (ਅਤੇ ਦਸਿਆ ਕਿ) ਤੇਰਾ ਗੁਣ ਮੈਂ ਅਜ 

ਦੇ ਦੇਸ਼ਾਂ) ਵਿਚ (ਇਸ ਪੁਕਾਰ ਦੀ ਦਵਾਈ) ਬਣਦੀ ਸੁਣੀ ਹੈ, 

ਪਰ ਸਾਡੇ _ਦੇਸ _ਵਿਚ ਕਿਤੇ ਢੂਢਿਆਂ ਨਹੀਂ _ਮਿਲਦੀ _ਹੈ।੧੧। 
ਤੂੰ ਜਾਣਦੀ ਹੈਂ ਅਤੇ ਮੈਨੂੰ ਦਸ ਰਹੀ ਹੈਂ ਕਿ ਇਸ ਦੇਸ ਵਿਚ ਵੀ ਚਰਬੀ (ਦੀ 
ਦਵਾਈ) ਬਣਦੀ ਹੈ। ਕੀ ਹੋਇਆ ਜੇ ਇਕ ਦਾਸ ਮਾਰ ਦਿੱਤਾ। ਤੂੰ ਤਾਂ ਮੇਰਾ ਵੱਡਾ ਰੋਗ 
ਖਤਮ _ਕਰ ਦਿੱਤਾ _ਹੈ।੧੨। 

/ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਾਰੇਤ ਦੇ ਮੰ ਭੂਪ ਸੰਲਾਦ ਦੇ >੭#ਵਂ' ਗਾਰੇਤੂ ਦੀ ਸਮਘਤਨ 

ਭਾ ਲਭ _ਹੰ/ _.2੭#/ ੪=੩6੨/ ਚਲਦਾ? 

ਚੱਪਣਾ 

ਜਿਥੇ ਬੰਦਰ ਬਸ ਨਾਂ ਦੀ ਬਸਤੀ ਹੈ, ਉਥੇ ਹਬਸ਼ੀ ਰਾਇ ਨਾਂ ਦਾ ਰਾਜਾ ਸੀ। ਉਸ ਦੇ 
ਘਰ _ਹਬਸ਼ ਮਤੀ ਨਾਂ ਦੀ ਰਾਣੀ ਸੀ, ਮਾਨੋ ਚੌਦਾਂ ਲੋਕਾਂ ਨੂੰ ਖੋਜ ਕੇ ਲਿਆਉਂਦੀ ਹੋਵੇ।੧। 

ਉਥੇ ਇਕ ਹਾਸ਼ਿਮ ਖ਼ਾਨ ਨਾਂ ਦਾ ਪਠਾਣ ਸੀ ਜਿਸ ਵਰਗਾ ਕਿਤੇ ਕੋਈ ਸੁੰਦਰ ਨਹੀਂ 
ਸੀ। ਰਾਣੀ ਉਸ ਨੂੰ ਵੇਖ ਕੇ ਉਲਝ _ਗਈ। (ਅਤੇ ਉਸ ਦੇ) ਵਿਯੋਗ ਵਿਚ ਵਿਆਕੁਲ ਹੋ ਕੇ 
ਦੀਵਾਨੀ ਹੋ __ਗਈ।੨। 

ਰਾਣੀ ਨੇ ਅਨੇਕ _ਤਰ੍ਹਾਂ ਦੇ _ਯਤਨ ਕੀਤੇ ਅਤੇ _ਵਲ ਛਲ ਨਾਲ ਮਿਤਰ ਨੂੰ ਘਰ 
ਬੁਲਾਇਆ। _ਉਸ ਨਾਲ _ਕਾਮ _ਭੋਗ ਕੀਤਾ ਅਤੇ _ਬਹੁਤ _ਚੰਬਨ _ਅਤੇ ਆਸਣ _ਕੀਤੇ।੩। 
ਦੰਹਰਾ 

(ਆਪਣੇ) _ਮਿਤਰ _ਨਾਲ _ਅਨੇਕ ਤਰ੍ਹਾਂ ਦੀ _ਰਤੀ-ਕ੍ਰੀੜਾ ਕਰ ਕੇ ਉਸ ਦੇ ਗਲੇ ਨਾਲ 
ਲਿਪਟ ਗਈ। (ਇੰਜ ਪੁਤੀਤ ਹੁੰਦਾ ਸੀ) ਮਾਨੋ ਕੋਈ ਨਿਰਧਨ ਵਿਅਕਤੀ, ਧਨ ਦੇ ਪ੍ਰਾਪਤ ਹੋ 
ਜਾਣ ਤੇ ਉਸ ਨੂੰ ਹਿਰਦੇ ਨਾਲ ਲਗਾਈ _ਰਖਦਾ _ਹੋਵੇ।੪। 
ਚੱਪਣਾ 

ਤਦ ਰਾਜਾ ਉਸ ਦੇ ਘਰ ਆਇਆ। ਉਸ ਨੂੰ ਸੇਜ ਉਤੇ ਬੈਠਾ ਵੇਖ ਕੇ ਬਹੁਤ ਕ੍ਰੋਧਿਤ 
ਹੋਇਆ। (ਉਹ) ਤਲਵਾਰ ਪਕੜ _ਕੇ _ਝਪਟਿਆ ਪਰ ਇਸਤਰੀ ਨੇ (ਉਸ ਦਾ) ਹੱਥ ਪਕੜ 
ਲਿਆ ਅਤੇ ਹਸ ਕੇ ਇਸ ਤਰ੍ਹਾਂ ਗੱਲ _ਕਹੀ--।੫। 

ਹੇ ਰਾਜਨ! ਤੁਸੀਂ ਇਸ (ਗੱਲ) ਦਾ ਭੇਦ ਨਹੀਂ ਸਮਝਿਆ ਅਤੇ ਬਿਨਾ ਵਿਚਾਰੇ ਕ੍ਰੋਧਿਤ 
ਹੋ ਕੇ ਤਲਵਾਰ ਖਿਚ ਲਈ। ਪਹਿਲਾਂ ਇਸ ਦੀ (ਸਾਰੀ) ਗੌਲ ਜਾਣੋ, ਫਿਰ ਉਸ ਦੀ ਕੁਝ 
ਖ਼ਬਰ _ਸਾਰ _ਲਵੋ।੬। 

ਹੇ ਰਾਜਨ! ਇਹ ਤਾ ਮਿਤਰ _ਮਛਿੰਦੂ ਨਾਥ ਹੈ _ਅਤੇ ਤੁਹਾਡਾ ਨਿਆਂ ਵੇਖਣ ਦੇ ਕੈਮ 
ਆਇਆ ਹੈ। ਇਹ ਤਪਸਿਆ ਦੇ ਬਲ ਨਾਲ ਇਥੇ ਆਇਆ ਹੈ। ਇਹ ਸਾਰਿਆਂ ਤਪਸਵੀਆਂ 
ਦਾ ਸ਼ਿਰੋਮਣੀ ਹੈ।੭। 


੨੭੪ 


ਸੀ ਦਸਮ-ਗੁੁੰਥ ਸਾਹਿਬ 


ਯਾ ਸੰਗ _ਮਿਤ੍ਰਾਚਾਰ ਕਰੀਜੈ। _ਭੁਗਤਿ ਜੁਗਤਿ ਬਹੁ ਬਿਧਿ ਤਿਹ ਦੀਜੈ। 
ਭਲੀ ਭਲੀ ਤੁਹਿ ਕ੍ਰਿਯਾ ਸਿਖੈਹੈ। ਰਾਜ ਜੋਗ ਬੈਠੋ ਗ੍ਰਿਹ ਪੈਹੈ। ੮। 


ਨ੍ਹਿਪ ਏ ਬਚਨ ਸੁਨਤ ਪਗ _ਪਰਾ। _ਮਿਤ੍ਰਾਚਾਰ ਤਵਨ ਸੰਗ _ਕਰਾ। 
ਤਾਹਿ _ਮਛਿੰਦ੍ਹਾ ਨਾਥ _ਪਛਾਨ੍ਯੋ। ਮੂਰਖ _ਭੇਵ _ਅਭੇਵ ਨ ਜਾਨ੍ਯੋ। _੯। 


ਬਹੁ ਬਿਧਿ ਤਨ ਪੂਜਾ ਤਿਹ ਕਰੈ। ਬਾਰੰਬਾਰ ਪਾਇ ਪਸੁ _ਪਰੈ। 
ਤਾਹਿ ਸਹੀ _ਰਿਖਿਰਾਜ _ਪਛਾਨਾ। ਸਤਿ ਬਚਨ ਤ੍ਰਿਯ ਕੌ ਕਰਿ _ਜਾਨਾ। _੧0। 


ਤਾਹਿ ਮਛਿੰਦਰ ਕਰਿ ਠਹਰਾਯੋ। ਤ੍ਰਿਯ __ਕਹ ਸੌਪਿ ਤਾਹਿ ਉਠਿ ਆਯੋ। 
ਵਹ ਤਾ ਸੌ ਨਿਤਿ ਭੋਗ ਕਮਾਵੈ। ਮੂਰਖ ਬਾਤ ਨ ਰਾਜਾ _ਪਾਵੈ। ੧੧। 


ਇਹ ਛਲ ਸਾਥ ਜਾਰ _ਭਜਿ ਗਯੋ। ਅਤਿ ਬਿਸਮੈ ਰਾਜਾ ਕੋ _ਭਯੋ। 
ਤਬ ਰਾਨੀ ਰਾਜਾ ਢਿਗ ਆਈ। _ਜੋਰਿ ਹਾਥ ਅਸ _ਬਿਨੈ _ਸੁਨਾਈ। _੧੨। 


ਜਿਨ ਨ੍ਰਿਪ ਰਾਜ ਆਪਨਾ _ਤ੍ਯਾਗਾ। ਜੋਗ _ਕਰਨ ਕੇ ਰਸ _ਅਨੁਰਾਗਾ। 
ਸੋ ਤੇਰੀ ਪਰਵਾਹਿ ਨ _ਰਾਖੈ। ਇਮਿ ਰਾਨੀ ਰਾਜਾ ਤਨ ਭਾਖੈ। ੧੩। 


ਸਤਿ ਸਤਿ ਤਬ ਰਾਜ _ਬਖਾਨਾ। ਤਾ ਕੋ ਦਰਸ ਸਫਲ ਕਰਿ _ਮਾਨਾ। 
ਭੇਦ ਅਭੇਦ ਜੜ ਕਛੂ _ਨ_ਪਾਯੋ। _ਤ੍ਰਿਯ ਸੰਗ _ਚੌਗੁਨ ਨੇਹ _ਬਢਾਯੋ। _੧੪। _੧। 


/ਛੰਤਾ ਹੀੰ ਯਾਤ _੫ਲ੍ਹਯਾਨੇ /ਤਰਯਾ ਗਾਠਤੋ ਮੰਤ ਡੂਪ ਅੰਭਾਦੇ ਦੋਇ ਐਂ ਘਲਹਤਾਠ ਲਾਰਤ੍ਹ ਨਆਮਤਨਆ 
ਗਤ ਨਭ#ਆ ਸਤ? ੨੭੫/ ੫੩%੬/ #ਫਲੀ/ 
ਚੱਪਣਾ 
ਸੰਕ੍ਰਾਵਤੀ ਨਗਰ ਇਕ _ਰਾਜਤ। ਜਨੁ _ਸੰਕਰ ਕੇ ਲੋਕ _ਬਿਰਾਜਤ। 
ਸੰਕਰ ਸੈਨ ਤਹਾ ਕੋ _ਰਾਜਾ। ਜਾ ਸਮ ਦੁਤਿਯ ਨ ਬਿਧਨਾ ਸਾਜਾ। _੧। 


ਸੰਕਰ ਦੇ ਤਾ ਕੀ ਬਰ ਨਾਰੀ। ਜਨੁਕ _ਆਪੁ ਜਗਦੀਸ _ਸਵਾਰੀ। 
ਰੁਦੂ ਮਤੀ ਦੁਹਿਤਾ ਤਿਹ ਸੋਹੈ। ਸੂਰ ਨਰ ਨਾਗ ਅਸੁਰ ਮਨ ਮੋਹੈ। ੨। 


ਤਹਾ ਛਬੀਲ ਦਾਸ ਥੋ_ਛਤ੍ਹੀ। ਰੂਪਵਾਨ ਛਬਿ ਮਾਨ ਅਤਿ ਅਤ੍ਰੀ। 
ਤਾ ਪਰ ਅਟਕ ਕੁਅਰਿ ਕੀ ਭਈ। ਆਠ ਟੂਕ ਵਾ ਪਰ ਹੈ ਗਈ। ੩। 


ਦੰਹਰਾ 
ਲਗਨ _ਨਿਗੋਡੀ ਲਗਿ _ਗਈ ਛੁਟਿਤ ਛੁਟਾਈ ਨਾਹਿ। 
ਮਤ ਭਈ ਮਨੁ ਮਦ ਪੀਆ ਮੋਹਿ ਰਹੀ ਮਨ ਮਾਹਿ। ੪। 


ਚਰਿਤ੍ਰ ਪਾਖਿਆਨ ੨੭੫ 


ਇਸ ਨਾਲ ਮਿਤਰਾਂ ਵਾਲਾ ਵਿਵਹਾਰ _ਕਰੋ। _ਇਸ ਨੂੰ ਬਹੁਤ ਤਰ੍ਹਾਂ ਨਾਲ _ਖਾਣ _ਪੀਣ 
ਦੀਆਂ ਵਸਤੂਆਂ _ਦਿਓ। _ਇਹ ਤੁਹਾਨੂੰ _ਚੰਗੀ ਤਰ੍ਹਾਂ (ਯੋਗ ਦੀਆਂ) ਵਿਧੀਆਂ _ਦਸਣਗੇ _ਅਤੇ 
ਘਰ ਬੈਠਿਆਂ ਹੀ ਰਾਜ _ਜੋਗ ਪ੍ਰਾਪਤ _ਕਰੋਗੇ।੮। 

ਰਾਜਾ ਇਹ ਬੋਲ ਸੁਣ ਕੇ (ਮਛਿੰਦੁ ਜੋਗੀ ਬਣੇ ਵਿਅਕਤੀ ਦੇ) ਪੈਰੀਂ ਪੈ ਗਿਆ ਅਤੇ 
ਉਸ ਨਾਲ _ਮਿਤਰਾਂ ਵਾਲਾ ਸਲੂਕ _ਕੀਤਾ। ਉਸ ਨੂੰ ਮਛਿੰਦੂ ਨਾਥ ਵਜੋਂ ਸਮਝ _ਲਿਆ। (ਉਸ) 
ਮੂਰਖ ਨੇ _ਭੇਦ ਅਭੇਦ ਨ __ਸਮਝਿਆ।੯। 

ਉਸ ਦੀ ਬਹੁਤ ਢੰਗਾਂ _ਨਾਲ _ਪੂਜਾ _ਕਰਨ _ਲਗਾ _ਅਤੇ _ਮੂਰਖ _ਬਾਰ _ਬਾਰ ਉਸ ਦੇ 
ਪੈਰੀਂ ਪੈਣ _ਲਗਾ। _ਉਸ ਨੂੰ ਸਹੀ _ਰਿਖੀ ਰਾਜ _(ਮਛਿੰਦੂ) ਵਜੋਂ ਪਛਾਣਿਆ ਅਤੇ ਰਾਣੀ ਦੇ 


ਬਚਨ_ ਨੂੰ `ਸਚ ਕਰ _ਕੇ ਜਾਣ ਲਿਆ।੧0। 

(ਰਾਜਾ ਨੇ) ਉਸ ਨੂੰ ਮਛਿੰਦੂ ਮੰਨ ਲਿਆ ਅਤੇ ਆਪਣੀ ਇਸਤਰੀ ਉਸ ਨੂੰ ਸੌਂਪ ਕੇ 
ਆ _ਗਿਆ। ਉਹ ਰਾਣੀ ਨਾਲ ਨਿੱਤ ਭੋਗ _ਕਰਦਾ, _ਪਰ ਮੂਰਖ ਰਾਜਾ (ਅਸਲੀ) ਗੱਲ ਨੂੰ 
ਸਮਝ _ਨ _ਸਕਿਆ।੧੧। 

ਇਹ ਛਲ ਕਰ ਕੇ ਯਾਰ (ਮਛਿੰਦੂ) ਭਜ _ਗਿਆ। ਰਾਜੇ ਨੂੰ ਬਹੁਤ ਹੈਰਾਨੀ ਹੋਈ। ਤਦ 


ਰਾਣੀ _ਰਾਜੇ ਕੋਲ _ਆਈ। _ਹੱਥ ਜੋੜ ਕੇ ਇਸ ਤਰ੍ਹਾਂ ` ਬੇਨਤੀ ਕਰਨ _ਲਗੀ।੧੨। 

ਜਿਸ ਰਾਜੇ ਨੇ ਯੋਗ ਸਾਧਨਾ _ਵਿਚ ਪੂਰੀ ਤਰ੍ਹਾਂ ਮਗਨ _ਹੋਣ ਲਈ ਆਪਣਾ _ਰਾਜ 
ਤਿਆਗ ਦਿੱਤਾ, ਉਹ ਤੇਰੀ ਪਰਵਾਹ ਨਹੀਂ _ਰਖਦਾ। ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਕਿਹਾ।੧੩। 

ਤਦ ਰਾਜੇ ਨੇ 'ਸਤਿ ਸਤਿ” ਕਿਹਾ ਅਤੇ ਉਸ ਦੇ ਦਰਸ਼ਨ ਨੂੰ ਸਫਲਾ ਸਮਝਿਆ। ਉਸ 
ਮੂਰਖ ਨੇ ਭੇਦ ਅਭੇਦ ਕੁਝ ਨ ਸਮਝਿਆ ਅਤੇ ਇਸਤਰੀ (ਰਾਣੀ) ਨਾਲ ਚਾਰ ਗੁਣਾਂ ਅਧਿਕ 
ਪਿਆਰ ਕਰਨ _ਲਗਾ।੧੪। 

/ਏੈਲੋ ਹੂੰ ਲੰਰਤੁੱਪ/ਮਆਨ ਦੇ ਤੂੰਆ ਲਾੰਠਤ ਦੇ ਮੰਡੀ ਭੂ ਅੰਭਾਦ ਦੇ 2੭੪੬ਵੇ' ਲਾਰੇੜ੍ਹਾ ਦੀ ਸਆਨਤੀ 

ਲਭ _ਹੰ/ _2੭੫/ ੫=%੬/ ਚਲਟਾ/ 

ਚੱਪਲਾਂ 

ਸੰਕ੍ਰਾਵਤੀ ਨਾਂ ਦਾ ਇਕ ਨਗਰ ਸੀ, ਮਾਨੋ ਸ਼ੰਕਰ ਦਾ ਹੀ ਲੋਕ ਸ਼ੋਭਦਾ ਹੋਵੇ। ਸੰਕਰ 
ਸੈਨ ਉਥੋਂ ਦਾ ਰਾਜਾ ਸੀ ਜਿਸ ਵਰਗਾ _ਵਿਧਾਤਾ ਨੇ ਦੂਜਾ _ਨਹੀਂ ਸਿਰਜਿਆ _ਸੀ।੧। 

ਸੰਕਰ ਦੇ (ਦੇਈ) ਉਸ ਦੀ ਸੁੰਦਰ ਇਸਤਰੀ ਸੀ, ਮਾਨੋ ਜਗਦੀਸ਼ ਨੇ ਆਪ ਸੰਵਾਰੀ 
ਹੋਵੇ। ਰੁਦੂ ਮਤੀ ਨਾਂ ਦੀ ਉਨ੍ਹਾਂ ਦੀ ਪੁੱਤਰੀ ਸੀ, ਜੋ ਦੇਵਤਿਆਂ, ਦੈਂਤਾਂ, ਮਨੁੱਖਾਂ ਅਤੇ ਨਾਗਾਂ ਦਾ 
ਮਨ _ਮੋਹੰਦੀ ਸੀ।੨। 

ਉਥੇ (ਇਕ) ਛਬੀਲ ਦਾਸ ਨਾਂ ਦਾ ਛਤ੍ਰੀ ਰਹਿੰਦਾ ਸੀ ਜੋ ਬਹੁਤ ਰੂਪਵਾਨ ਅਤੇ ਸੁੰਦਰ 
ਛਬੀ ਵਾਲਾ _ਅਸਤ੍ਧਾਰੀ ਸੀ। ਉਸ ਉਤੇ ਰਾਜ ਕੁਮਾਰੀ ਮੋਹਿਤ ਹੋ ਗਈ ਅਤੇ ਔਠ ਟੋਟੇ ਹੋ 
ਕੇ ਨਿਛਾਵਰ ਹੋ __ਗਈ।੩। 


੨੭੬ ਸੀ _ਦਸਮ-ਗ੍ਰੰਥ ਸਾਹਿਬ 


ਚੱਪਣਾ 
ਏਕ _ਸਹਚਰੀ ਤਹਾ ਪਠਾਈ। ਚਿਤ ਜੁ _ਹੁਤੀ ਕਹਿ ਤਾਹਿ ਸੁਨਾਈ। 
ਸੋ_ਚਲਿ ਸਖੀ ਸਜਨ ਪਹਿ ਗਈ। ਬਹੁ _ਬਿਧਿ ਤਾਹਿ ਪੁਬੋਧਤ ਭਈ। _੫। 


੭%#=ੜਾਲ਼ 
ਤਬੈ _ਛਬੀਲੋ _ਛੈਲ ਤਹਾ _ਚਲਿ _ਆਇਯੋ। 
ਰਮਿਯੋ ਤਰੁਨ ਬਹੁ _ਭਾਤਿ ਕੁਅਰਿ ਸੁਖ ਪਾਇਯੋ। 
ਲਪਟਿ _ਲਪਟਿ ਤਰ ਜਾਇ ਪਿਯਰਵਹਿ _ਭੁਜਨ _ਭਰਿ। 
ਹੋ ਦ੍ਰਿੜ ਆਸਨ ਦੈ ਰਹਿਯੋ ਨ ਇਤ ਉਤ ਜਾਤਿ ਟਰਿ। ੬। 


ਦੰਹਰਾ 
ਏਕ _ਸੁਘਰ ਦੂਜੇ _ਤਰੂਨਿ ਤ੍ਰਿਤੀਏ ਸੁੰਦਰ ਮੀਤ। 
ਬਸਿਯੋ ਰਹਤ ਨਿਸ ਦਿਨ ਸਦਾ ਪਲ ਪਲ ਚਿਤ ਜਿਮਿ ਚੀਤਿ। ੭। 


ਚੱਪਣਾ 
ਇਕ ਦਿਨ ਮਿਤਿ ਇਮਿ ਬਚਨ ਬਖਾਨਾ। ਤਵ ਪਿਤ ਕੇ ਹੋ ਤ੍ਰਾਸ ਤੁਸਾਨਾ। 
ਜੌ ਤੁਹਿ ਭਜਤ ਨ੍ਰਿਪਤਿ ਮੁਹਿ ਪਾਵੈ। ਪਕਰਿ ਕਾਲ ਕੇ ਧਾਮ ਪਠਾਵੈ। ੮। 


ਬਿਹਸਿ ਕੁਅਰਿ ਅਸ ਤਾਹਿ _ਬਖਾਨਾ। ਤੈ ਇਸਤ੍ਰਿਨ ਕੇ ਚਰਿਤ ਨ ਜਾਨਾ। 
ਪੁਰਖ ਭੇਖ ਤੁਹਿ ਸੇਜ ਬੁਲਾਊ। ਤੌ ਮੈ ਤੁਮਰੀ ਯਾਰ ਕਹਾਊ। ੯। 


ਸੁਨਿ ਸੁਨਿ ਨਾਦ ਰੀਝਿ ਨ੍ਰਿਪ ਰਹਿਯੋ। _ਭਲੀ ਭਲੀ ਗਾਇਨ ਇਹ _ਕਹਿਯੋ। _੧੧। 


ਸੰਕਰ ਦੇ ਇਹ _ਭਾਤਿ _ਉਚਾਰੀ। ਸੁਨ ਗਾਇਨ ਤੈ ਬਾਤ _ਹਮਾਰੀ। 
ਪੁਰਖ ਭੇਸ ਧਰਿ ਤੁਮ ਨਿਤਿ ਐਯਹੁ। ਇਹ ਠਾ ਗੀਤਿ ਮਧੁਰਿ ਧੁਨਿ ਗੈਯਹੁ। ੧੨। 


ਯੌ ਸੁਨਿ ਪੁਰਖ ਭੇਸ ਤਿਨ ਧਰਾ। ਪ੍ਰਾਚੀ ਦਿਸਾ ਚਾਂਦ ਜਨ ਚਰਾ। 
ਸਕਲ _ਲੋਗ ਇਸਤ੍ਰੀ ਤਿਹ ਜਾਨੈ। ਤ੍ਰਿਯਾ ਚਰਿਤ੍ਰ ਨ ਮੂੜ _ਪਛਾਨੈ। _੧੩॥। 


%7ਤਲ 
ਮਿਤ੍ਰ ਪੁਰਖ ਕੌ ਭੇਸ ਧਰੇ ਨਿਤ ਆਵਈ। 
ਆਨ _ਕੁਅਰਿ ਸੌ ਕਾਮ _ਕਲੋਲ _ਕਮਾਵਈ। 
ਕੋਊ ਨ ਤਕਹ ਰੋਕਤ ਗਾਇਨ ਜਾਨਿ _ਕੈ। 
ਹੋ ਤ੍ਰਿਯ ਚਰਿਤੁ ਕਹ ਮੂੜ ਨ ਸਕਹਿ ਪਛਾਨਿ ਕੈ। ੧੪। 


ਚਰਿਤ੍ਰ ਪਾਖਿਆਨ ੨੭੭ 


ਜੱਪਣਾ 

(ਉਸ ਨੇ) ਇਕ ਦਾਸੀ ਉਥੇ (ਯਾਰ ਪਾਸ) ਭੇਜੀ ਅਤੇ ਜੋ (ਗੱਲ ਉਸ ਦੇ) ਮਨ ਵਿਚ 
ਸੀ, ਉਸ ਨੂੰ ਦਸ ਦਿੱਤੀ। ਉਹ ਸਖੀ ਚਲ ਕੇ ਯਾਰ ਪਾਸ ਪਹੁੰਚੀ ਅਤੇ ਕਈ ਤਰ੍ਹਾਂ _ਨਾਲ 
ਉਸ ਨੂੰ ਸਮਝਾਉਣ _ਲਗੀ।੫। 

%#ਤੜਾਲ਼ 

ਤਦ ਉਹ ਸੁੰਦਰ (ਛਬੀਲ ਦਾਸ) ਨੌਜਵਾਨ ਉਥੇ ਚਲ ਕੇ ਆ ਗਿਆ। (ਉਸ) ਯੁਵਕ 
ਨਾਲ ਕਈ ਤਰ੍ਹਾਂ ਨਾਲ _ਸੈਯੋਗ _ਕਰ ਕੇ ਰਾਜ ਕੁਮਾਰੀ ਨੇ _ਬਹੁਤ ਸੁਖ ਪ੍ਰਾਪਤ _ਕੀਤਾ। _ਉਹ 
ਪ੍ਰੀਤਮ ਨੂੰ ਭੁਜਾਵਾਂ ਵਿਚ ਲੈ ਕੇ ਬਹੁਤ ਲਿਪਟ ਰਹੀ ਸੀ (ਅਤੇ ਛਬੀਲ ਦਾਸ ਨੇ ਵੀ ਉਸ 
ਨੂੰ) ਦ੍ਰਿੜ੍ਹਤਾ ਪੂਰਵਕ ਆਸਣ ਦਿੱਤਾ ਹੋਇਆ ਸੀ ਅਤੇ ਇਧਰ _ਉਧਰ _ਹਿਲਣ ਨਹੀਂ ਦਿੰਦਾ 
ਸੀ।੬। 
ਦੰਹਰਾ 

(ਉਸ ਦਾ) ਮਿਤਰ ਇਕ _ਸੁਘੜ, ਦੂਜਾ ਜਵਾਨ ਅਤੇ ਤੀਜਾ ਸੁੰਦਰ _ਸੀ। _ਉਹ _ਸਦਾ 
ਰਾਤ ਦਿਨ ਪਲ ਪਲ ਉਸ ਦੇ ਚਿਤ ਵਿਚ ਵਸਿਆ ਰਹਿੰਦਾ ਸੀ।੭। 
ਚੱਪਣਾ 

ਇਕ ਦਿਨ ਮਿਤਰ ਨੇ ਇਸ ਤਰ੍ਹਾਂ ਕਿਹਾ-- ਤੇਰੇ ਪਿਤਾ ਦੇ ਡਰ ਕਰ ਕੇ (ਮੈਂ) ਬਹੁਤ 
ਡਰਿਆ ਹੋਇਆ ਹਾਂ। ਜੇ ਤੇਰੇ ਨਾਲ ਸੈਯੋਗ ਕਰਦਿਆਂ ਰਾਜਾ_ਮੈਨੂੰ ਵੇਖ ਲਏ ਤਾਂ ਪਕੜ ਕੇ 
ਯਮਲੋਕ ਭੇਜ ਦੇਵੇਗਾ।੮। 

ਰਾਜ ਕੁਮਾਰੀ ਨੇ ਹਸ ਕੇ ਕਿਹਾ-- ਤੁਸੀਂ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ _ਜਾਣਦੇ। 
ਮੈਂ ਤੈਨੂੰ ਪੁਰਸ਼ ਭੇਸ ਵਿਚ ਸੇਜ _ਉਤੇ ਬੁਲਾਵਾਂਗੀ, ਤਦ ਹੀ ਮੈਂ ਤੇਰੀ ਯਾਰ ਅਖਵਾਵਾਂਗੀ।੯। 

ਉਸ (ਯਾਰ) ਨੂੰ ਰੋਮ ਨਾਸ ਕਰਨ ਵਾਲਾ _(ਤੇਲ) ਲਗਾਇਆ ਅਤੇ 
ਮੁੱਛਾਂ (ਦੇ ਸਾਰੇ ਵਾਲ) ਸਾਫ਼ ਕਰ ਦਿੱਤੇ। ਉਸ ਦੇ ਹੱਥ ਵਿਚ ਤੂੰਬੀ ਦੇ 
ਦਾ (ਇਕ) _ਗਵੈਣ ਵਾਲਾ ਰੂਪ _ਕਰ _ਦਿੱਤਾ।੧0। 

(ਫਿਰ ਉਸ ਨੂੰ ਉਥੇ) ਬੁਲਵਾ `ਲਿਆ, ਜਿਥੇ ਪਿਤਾ ਬੈਠਿਆ ਸੀ। (ਉਸ _ਗਵੈਣ) 
ਚੋਗੇ _ਚੈਗੇ ਗੀਤ _ਗਵਾਏ। ਉਸ _ਦਾ ਸੰਗੀਤ ਸੁਣ ਕੇ ਰਾਜਾ ਬਹੁਤ ਰੀਝ ਗਿਆ ਅਤੇ 
ਗਵੈਣ ਨੂੰ “ਚੰਗਾ ਚੰਗਾ” _ਕਿਹਾ।੧੧। 

ਸੰਕਰ ਦੇਈ ਨੇ ਇਸ ਤਰ੍ਹਾਂ ਕਿਹਾ-- ਹੇ _ਗਵੈਣ! ਤੂੰ ਮੇਰੀ (ਇਕ) _ਗੌਲ ਸੁਣ। ਤੂੰ 


ਉਸ ਦੀ 
ਦਿੱਤੀ ਅਤੇ ਮਿਤਰ 


ਗਾਇਆ ਕਰ।੧੨। 

ਇਹ ਸੁਣ ਕੇ ਉਸ ਨੇ ਪੁਰਸ਼ ਦਾ ਭੇਸ ਧਾਰਨ ਕਰ _ਲਿਆ। (ਇੰਜ ਲਗਦਾ ਸੀ) ਮਾਨੋ 
ਪੂਰਬ ਦਿਸ਼ਾ ਵਿਚ ਚੰਨ ਚੜ੍ਹਿਆ ਹੋਵੇ। ਸਾਰੇ ਲੋਕ _ਉਸ ਨੂੰ ਇਸਤਰੀ ਸਮਝਦੇ ਸਨ, ਪਰ 
ਮੂਰਖ ਇਸਤਰੀ ਚਰਿਤ੍ਰ ਨੂੰ ਨਹੀਂ ਸਮਝਦੇ _ਸਨ।੧੩। 


੭%/ਤਲ 


(ਉਹ) ਮਿਤਰ ਪੁਰਸ਼ ਦਾ ਭੇਸ ਧਾਰ ਕੇ ਆਉਂਦਾ ਸੀ ਅਤੇ ਆ ਕੇ ਰਾਜ ਕੁਮਾਰੀ 
ਨਾਲ _ਕਾਮ-ਕ੍ਰੀੜਾ _ਕਰਦਾ _ਸੀ। _ਉਸ ਨੂੰ _ਗਵੈਣ ਸਮਝ ਕੇ ਕੋਈ ਵੀ ਨਹੀਂ ਰੋਕਦਾ _ਸੀ। 
(ਕੋਈ ਵੀ) ਮੂਰਖ ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝਦਾ _ਸੀ।੧੪। 


੨੭੮ 


ਛਲ 
ਦੇਖਤ ਸਭ ਕੋ _ਛਲੈ ਕੋਊ ਨ ਸਕੈ ਬਿਚਾਰ। ੧੫। 


ਚੱਪਲਾਂ 
ਸੰਕਰ ਦੇਵ ਨ ਤਾਹਿ ਪਛਾਨੈ। _ਦੁਹਿਤਾ ਕੀ ਗਾਇਨ ਤਿਹ ਮਾਨੈ। 
ਅਤਿ ਸ੍ਯਾਨਪ ਤੇ _ਕੈਫਨ ਖਾਵੈ। ਮਹਾ ਮੂੜ _ਨਿਤਿ ਮੂੰਡ ਮੁੰਡਾਵੈ। ੧੬। 


ਕਹਾ ਭਯੋ ਜੋ _ ਚਤੁਰ _ਕਹਾਇਸਿ। ਭੂਲਿ ਭਾਂਗ ਭੌਦੂ ਨ _ਚੜਾਇਸਿ। 
ਅਮਲੀ ਭਲੋ _ਖਤਾ ਜੁ ਨ ਖਾਵੈ। ਮੂੰਡ ਮੂੰਡ ਸੋਫਿਨ ਕੋ _ਜਾਵੈ। ੧੭। 


ਸੰਕਰ ਸੈਨ ਨ੍ਰਿਪਹਿ ਅਸ _ਛਲਾ। ਕਹ _ਕਿਯ _ਚਰਿਤ _ਸੰਕਰਾ _ਕਲਾ। 
ਤਿਹ ਗਾਇਨ ਕੀ ਦੁਹਿਤਾ ਗਨਿਯੋ। ਮੂਰਖ ਭੇਦ ਅਭੇਦ ਨ _ਜਨਿਯੋ। _੧੮। ੧। 


/ਛੰਤਾ ਨੰ ਗਾਹੇਤ੍ਹ ਪਲੂਯਾਨੋ ,ਤਰ੍‌ਯਾ ਲਾਹਤ੍ਹੇ ਮੰ ਝੂਪ ਸੰਝਾਦੇ ਲੋਇ ਸੌਂ /ਛਿਹਤਾੰਨ ਗਾਹੇੜ੍ਹ ਸ਼ਮਮਤਨਆ 
ਡਤ ਨਭ# ਸ੍ਤ/ -੭੬/ ੫੩੩੪/ ਅਫਲੁੰ/ 
੭%#=ੜਾਲ਼ 


ਸਹਿਰ ਮੁਰਾਦਾਬਾਦ ਮੁਗਲ ਕੀ _ਚੰਚਲਾ। 


ਚੱਖਣਾ 
ਤਿਸੀ ਕੀ ਨਾਰੀ। ਤਿਹ ਸਮ ਹੋਤ ਨ ਤਾਹਿ ਪਿਯਾਰੀ। 
ਜਾਨਿ ਰੋਸ ਜਿਯ ਠਾਨੋ। ਔਰ ਪੁਰਖ ਸੰਗ _ਕੀਯਾ _ਯਰਾਨੋ। _੨। 


ਜੈਸੇ ਵਾ 
ਤੈਸੋ ਈ ਤਿਨ ਖੋਜਿ ਨਰ ਤਿਹ ਸੰਗ _ਕੀਯਾ ਪ੍ਯਾਰ। ੩। 
ਚੱਪਲਾਂ 
ਤ੍ਰਿਯ ਇਕ _ਦਿਨ ਤਿਹ ਧਾਮ ਬੁਲਾਇਸਿ। ਕਾਮ _ਕੇਲ ਤਿਹ ਸੰਗ ਕਮਾਇਸਿ। 
ਸਵਤਿਹ ਫਾਸਿ _ਡਾਰਿ ਗਰ _ਮਾਰਿਯੋ। _ਜਾਇ ਮੁਗਲ ਤਨ ਐਸ _ਉਚਾਰਿਯੋ। _੪। 


ਅਦਭੁਤ _ਬਾਤ ਨਾਥ _ਇਕ _ਭਈ। ਤੁਮਰੀ ਨਾਰ ਪੁਰਖੁ ਹ੍ਹੈ _ਗਈ। 
ਐਸੀ ਬਾਤ ਸੁਨੀ ਨਹਿ _ਹੇਰੀ। ਜੋ ਗਤਿ ਭਈ ਨਾਰਿ ਕੀ _ਤੇਰੀ। ੫। 


ਚਰਿਤ੍ਰ ਪਾਖਿਆਨ ੨੭੯ 


ਦੰਹਰਾ 

ਇਸ ਛਲ _ਨਾਲ _ਉਹ ਉਸ (ਰਾਜ ਕੁਮਾਰੀ) ਨਾਲ _ਰਾਤ _ਦਿਨ _ਰਮਣ ਕਰਦਾ _ਸੀ। 
ਉਹ ਦਿਨ ਵਿਚ ਹੀ ਸਭ ਦੇ ਵੇਖਦੇ ਹੋਇਆਂ ਛਲ ਜਾਂਦਾ ਸੀ (ਪਰ ਇਸ ਭੇਦ ਨੂੰ) ਕੋਈ ਵੀ 
ਵਿਚਾਰ _ਨਹੀ'_ਸਕਦਾ _ਸੀ।੧੫। 
ਜੱਪਣਾ 

(ਰਾਜਾ) ਸੰਕਰ ਦੇਵ ਉਸ ਨੂੰ ਨਹੀਂ ਪਛਾਣਦਾ ਸੀ ਅਤੇ ਉਸ ਨੂੰ ਪੁੱਤਰੀ ਦੀ _ਗਵੈਣ 
ਮੰਨਦਾ _ਸੀ। ਉਹ ਬਹੁਤ ਸਿਆਣਪ _ਨਾਲ ਨਸ਼ੇ ਕਰਦਾ ਸੀ ਅਤੇ _ਮਹਾ ਮੂਰਖ (ਰਾਜਾ) ਨਿੱਤ 
ਛਲਿਆ ਜਾਂਦਾ _ਸੀ।੧੬। 

ਕੀ ਹੋਇਆ (ਜੇ ਉਹ) ਚਤੁਰ ਅਖਵਾਉਂਦਾ ਸੀ। (ਉਹ) ਭੌਂਦੂ ਭੁਲ ਕੇ ਵੀ ਭੰਗ ਨਹੀਂ 
ਪੀਂਦਾ _ਸੀ। _(ਉਸ ਨਾਲੋਂ ਤਾਂ) ਅਮਲੀ ਚੰਗਾ ਹੈ ਜੋ ਗਲਤੀ (ਜਾਂ ਗੁਨਾਹ) ਨਹੀਂ ਕਰਦਾ 
ਅਤੇ _ਸੋਫ਼ੀਆਂ ਨੂੰ ਠਗ _ਠਗ ਲੈ ਜਾਂਦਾ _ਹੈ।੧੭। 

ਇਸ ਤਰ੍ਹਾਂ ਸੰਕਰ ਸੈਨ ਰਾਜੇ ਨੂੰ _ਛਲਿਆ ਗਿਆ (ਅਤੇ ਇਸ ਢੰਗ _ਦਾ) _ਸੈਕਰਾ 
ਕਲਾ ਨੇ ਚਰਿਤ੍ਰ _ਕੀਤਾ। (ਰਾਜੇ ਨੇ) ਉਸ ਨੂੰ ਪੁੱਤਰੀ ਦੀ _ਗਵੈਣ ਸਮਝਿਆ। (ਉਸ) ਮੂਰਖ 
ਨੇ (ਇਸ ਗੱਲ ਦਾ) ਭੇਦ ਅਭੇਦ ਨ __ਸਮਝਿਆ।੧੮। 

/ਏਥੋਂ ਗੰ ਗਰੇਤੁੰਪ/ਮਆਨ ਦੇ ਤੁਆ ਗਾੰਰੇਤ ਦੇ ਮੰਤ ਡੂਪ ਸੰਭਾਦ ਦੇ >%੬੬ਵੇ' ਰੇਤ ਦੀ ਸਮਘਤਨ 

ਨਭ ਲਭ _ਹੰ/ _-੭੬/ ੫੨੩੬/ _ਚਲਦਾ/ 


੭%/ਤਲ 


ਮੁਰਾਦਾਬਾਦ ਸ਼ਹਿਰ ਵਿਚ (ਇਕ) ਮੁਗ਼ਲ ਦੀ ਇਸਤਰੀ ਸੀ ਜਿਸ ਨੇ ਚੰਦੂਮਾ ਦੀ 
ਕਲਾ ਦਾ ਰੂਪ _ਹੀਣਾ ਕੀਤਾ ਹੋਇਆ _ਸੀ। ਉਸ _ਵਰਗੀ _ਰੂਪਵਾਨ ਉਸ ਨੂੰ ਹੀ ਸਮਝੋ ਅਤੇ 
ਤਿੰਨਾਂ ਲੋਕਾਂ ਵਿਚ ਉਸ ਵਰਗੀ ਕੋਈ ਹੋਰ ਨ ਮੰਨੋ।੧। 


ਚੱਪਣਾ 

ਉਸ (ਮੁਗਲ) ਦੀ ਇਕ ਹੋਰ ਇਸਤਰੀ ਸੀ। _ਪਰ _ਉਹ ਉਸ ਨੂੰ (ਇਸ ਵਰਗੀ) 
ਪਿਆਰੀ ਨਹੀਂ ਸੀ। ਉਸ ਨੇ ਇਹ ਗੌਲ ਜਾਣ ਕੇ ਮਨ ਵਿਚ ਰੋਸ ਭਰ ਲਿਆ ਅਤੇ ਇਕ 
ਹੋਰ ਪੁਰਸ਼ ਨਾਲ _ਯਾਰਾਨਾ _ਲਗਾ _ਲਿਆ।੨। 
ਦੰਹਰਾ 

ਜਿਹੋ ਜਿਹੀ ਉਸ (ਇਸਤਰੀ) ਦੀ ਸੌਂਕਣ ਦੀ ਨੁਹਾਰ ਸੀ, ਉਸ ਵਰਗੀ ਨੁਹਾਰ ਵਾਲਾ 
ਇਕ ਪੁਰਸ਼ ਲਭ _ਕੇ ਉਸ ਨਾਲ ਪ੍ਰੇਮ _ਕਰਨ _ਲਗੀ।੩। 
ਜੱਪਣਾ 

ਉਸ ਇਸਤਰੀ ਨੇ _ਉਸ (ਯਾਰ) ਨੂੰ (ਆਪਣੇ) ਘਰ ਬੁਲਾਇਆ _ਅਤੇ _ਉਸ _ਨਾਲ 
ਕਾਮ-ਕ੍ਰੀੜਾ ਕੀਤੀ। ਸੌਂਕਣ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ਅਤੇ ਮੁਗਲ ਪਾਸ ਜਾ 
ਕੇ ਇਸ ਤਰ੍ਹਾਂ _ਕਿਹਾ--।੪। 

ਹੇ ਸੁਆਮੀ! ਇਕ ਅਜੀਬ _ਗੱਲ ਹੋਈ ਹੈ। ਤੁਹਾਡੀ ਇਸਤਰੀ ਪੁਰਸ਼ ਬਣ ਗਈ ਹੈ। 
ਜੋ ਤੁਹਾਡੀ ਇਸਤਰੀ ਦੀ ਹਾਲਤ ਹੋਈ ਹੈ, ਇਹੋ ਜਿਹੀ ਗੱਲ ਨ ਸੁਣਨ ਵਿਚ ਆਈ ਹੈ 
ਅਤੇ ਨ ਅੱਖੀਂ ਵੇਖੀ ਹੈ।੫। 


੨੮0 


ਸੀ _ਦਸਮ-ਗ੍ਰੰਥ ਸਾਹਿਬ 


ਸੁਨਿ ਏ ਬਚਨ _ਚਕ੍ਰਿਤ ਜੜ _ਭਯੋ। ਉਠਿ ਤਿਹ ਆਪੁ _ਬਿਲੋਕਨ ਗਯੋ। 
ਤਾ ਕੇ ਲਿੰਗ ਛੋਰਿ ਜੌ ਲਹਾ। ਕਹਿਯੋ ਭਯੋ ਜੋ ਮੁਹਿ ਤ੍ਰਿਯ ਕਹਾ। ੬। 


ਅਤਿ ਚਿੰਤਾਤੁਰ ਚਿਤ ਮਹਿ ਭਯੋ। ਬੂਡਿ ਸੋਕ ਸਾਗਰ ਮਹਿ ਗਯੋ। 
ਐ ਇਲਾਹ ਤੈ ਇਹ ਕਸ ਕੀਨਾ। ਇਸਤ੍ਰੀ ਕੌ ਮਾਨਸ ਕਰ _ਦੀਨਾ। _੭। 


ਯਹ ਮੋ ਕੋ ਥੀ ਅਧਿਕ ਪਿਯਾਰੀ। ਅਬ ਇਹ ਦੈਵ ਪੁਰਖ ਕਰਿ ਡਾਰੀ। 
ਦੂਸਰ ਨਾਰਿ ਇਸੈ ਦੇ ਡਾਰੂੰ। ਭੇਦ ਨ ਦੂਸਰ ਪਾਸ ਉਚਾਰੂੰ। ੮। 


ਨਿਸਚੈ ਬਾਤ ਇਹੈ ਠਹਰਈ। ਪਹਿਲੀ ਨਾਰਿ ਤਿਸੈ ਲੈ ਦਈ। 
ਭੇਦ ਅਭੇਦ ਜੜ ਕਛੂ ਨ _ਪਾਯੋ। ਇਹ ਛਲ ਅਪਨੋ_ਮੂੰਡ ਮੁੰਡਾਯੋ। ੯। 


ਦੰਹਰਾ 
ਪੁਰਖ ਭਈ ਨਿਜੁ ਨਾਰਿ ਲਹਿ ਤਾਹਿ ਦਈ ਨਿਜੁ ਨਾਰਿ। 
ਭੇਦ ਅਭੇਦ ਕੀ ਬਾਤ ਕੌ ਸਕਾ ਨ ਮੂੜ _ਬਿਚਾਰਿ। ੧0। 
ਚੱਪਣ? 
ਇਸਤ੍ਰੀ ਪੁਰਖ ਭਈ _ਠਹਿਰਾਈ। ਇਸਤ੍ਰੀ ਤਾ ਕਹ ਦਈ ਬਨਾਈ। 
ਦੁਤਿਯ ਨ ਪੁਰਖਹਿ ਭੇਦ _ਜਤਾਯੋ। ਇਹ ਛਲ _ਅਪਨੋ _ਮੂੰਡ ਮੁੰਡਾਯੋ। _੧੧। ੧। 


/ਛੰਤਾ ਹਾੰ ਗਾਠਤ ੫ਖ੍ਹਯਾਨੇ /ਤੈਯਾ ਲਾਠੇੜ੍ਹ ਅੰਤਾਂ ਭੂਪ ਨੰਭਾਦੇ ਲੋਇ ਸੈਂ ਸ਼ਤਹਤ/ਨ ਲਾਠਤ੍ਹ ਸਆਘਤਮਆ 


ਡਾ ਨਭ# ਸ੍ਤ/ -੨੭੭/ ੫੩#੫/ ਆ#ਫਲੁੰ/ 


ਚੱਪਲਾਂ 


ਸਹਰ _ਜਹਾਨਾਬਾਦ ਬਸਤ _ਜਹ। _ਸਾਹਿਜਹਾਂ ਜੂ _ਰਾਜ ਕਰਤ _ਤਹ। 


ਦੁਹਿਤ ਰਾਇ ਰੌਸਨਾ ਤਾ ਕੇ। ਔਰ ਨਾਰਿ ਸਮ ਰੂਪ ਨ ਵਾ ਕੇ। ੧। 


ਸਾਹਿਜਹਾਂ ਜਬ ਹੀ ਮਰਿ ਗਏ। _ਔਰੈਗ _ਸਾਹ _ਪਾਤਿਸਾਹ _ਭਏ। 
ਸੈਫਦੀਨ ਸੰਗ _ਯਾ ਕੋ _ਪ੍ਯਾਰਾ। ਪੀਰ ਅਪਨ _ਕਰਿ ਤਾਹਿ ਬਿਚਾਰਾ। ੨। 


ਤਾ ਕੇ ਸੰਗ ਰੋਸਨਾ ਰਾਈ। _ਬਿਬਿਧ _ਬਿਧਨ ਤਨ ਪ੍ਰੀਤੁਪਜਾਈ। 
ਕਾਮ ਭੋਗ ਤਿਹ ਸੰਗ _ਕਮਾਯੋ। _ਤਾਹਿ ਪੀਰ _ਅਪਨੋ _ਠਹਿਰਾਯੋ। _੩। 
ਔਰੰਗ ਸਾਹ ਭੇਦ ਨਹਿ _ਜਾਨੈ। ਵਹੈ ਮੁਰੀਦ ਭਈ ਤਿਹ ਮਾਨੈ। 
ਪੀਯ _ਸਮੁਝਿ ਤਿਹ ਭੋਗ _ਕਮਾਵੈ। _ਪੀਰ _ਭਾਖਿ _ਸਭਹੂੰਨ _ਸੁਨਾਵੈ। _੪। 


ਇਕ ਦਿਨ ਪੀਰ ਗਯੋ ਅਪਨੇ _ਘਰ। _ਤਾਹਿ ਬਿਨਾ ਤਿਹ ਪਰਤ ਨ ਛਿਨਕਰ। 
ਰੋਗਨਿ ਤਨ ਅਪਨੇ _ਠਹਰਾਈ। _ਵਾ ਪਹਿ _ਬੈਠਿ ਸਾਂਢਨੀ ਆਈ। ੫। 


ਚਰਿਤ੍ਰ ਪਾਖਿਆਨ ੨੮੧ 


(ਉਹ) ਮੂਰਖ (ਮੁਗਲ) ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਆਪ ਉਠ ਕੇ ਉਸ ਨੂੰ 
ਵੇਖਣ _ਗਿਆ। ਜਦ ਉਸ ਦਾ ਲਿੰਗ (ਵਾਲਾ ਬਸਤ੍ਰ) ਖੁਲ੍ਹਵਾ ਕੇ _ਵੇਖਿਆ, ਤਾਂ ਕਹਿਣ 
ਲਗਾ ਕਿ ਜੋ (ਇਸਤਰੀ ਨੇ) ਕਿਹਾ ਸੀ, ਉਹ ਸਹੀ _ਨਿਕਲਿਆ।੬। 

ਉਹ ਚਿਤ ਵਿਚ ਬਹੁਤ ਚਿੰਤਾਵਾਨ ਹੋਇਆ ਅਤੇ ਦੁਖ ਦੇ ਸਮੁੰਦਰ ਵਿਚ ਡੁਬ 
ਗਿਆ। (ਕਹਿਣ ਲਗਾ--) ਹੇ ਔਲਾਹ! ਤੂੰ ਇਹ ਕੀ ਕੀਤਾ ਹੈ ਜੋ ਇਸਤਰੀ ਨੂੰ ਪੁਰਸ਼ ਬਣਾ 
ਦਿੱਤਾ ਹੈ।੭। 

ਇਹ ਮੈਨੂੰ ਬਹੁਤ ਪਿਆਰੀ ਸੀ। ਹੇ ਦੈਵ! (ਤੁਸੀਂ) ਹੁਣ ਇਸ ਨੂੰ ਪੁਰਸ਼ ਬਣਾ ਦਿੱਤਾ 
ਹੈ। (ਮੈਂ ਸੋਚਦਾ ਹਾਂ ਕਿ) ਦੂਜੀ ਇਸਤਰੀ ਇਸੇ ਨੂੰ ਦੇ ਦੇਵਾਂ ਅਤੇ ਕਿਸੇ ਪਾਸ ਇਸ ਦਾ ਭੇਦ 
ਨ ਦਸਾਂ।੮। 

ਉਸ ਨੇ ਇਹ ਗੱਲ ਨਿਸਚੈ ਕਰ ਲਈ ਅਤੇ ਪਹਿਲੀ ਇਸਤਰੀ ਉਸੇ ਨੂੰ ਹੀ 
ਦਿੱਤੀ। ਉਸ ਮੂਰਖ ਨੇ ਭੇਦ ਅਭੇਦ ਕੁਝ ਨ _ਸਮਝਿਆ। ਇਸ ਛਲ ਨਾਲ ਆਪਣੇ ਆਪ 
ਛਲਵਾ ਲਿਆ।੯। 
ਦੰਹਾਰਾ 


02੧੨ 7 


ਉਸ ਨੂੰ ਆਪਣੀ (ਦੂਜੀ) ਇਸਤਰੀ 
ਗੌਲ ਨੂੰ ਸਮਝ _ਨ__ਸਕਿਆ।੧0। 


ਰੰ 
੍ 
1 
9 
2 


ਇਸਤਰੀ ਨੂੰ ਪੁਰਸ਼ ਬਣਿਆ ਹੋਇਆ ਮੌਨ ਲਿਆ ਅਤੇ (ਆਪਣੀ ਦੂਜੀ) ਇਸਤਰੀ 
ਉਸ ਨੂੰ ਸਜਾ ਕੇ ਦੇ ਦਿੱਤੀ। ਕਿਸੇ ਹੋਰ ਬੰਦੇ ਨੂੰ ਇਸ ਬਾਰੇ ਨ _ਦਸਿਆ। ਇਸ ਛਲ ਨਾਲ 
ਆਪਣਾ _ਸਿਰ ਮੁੰਨਵਾ ਲਿਆ।੧੧। 
/ਏਥੇਂ ਸੰ ਗਰੇਤੰਪ/ੰਮਿਆਨ ਦੇ ਤੁਆ ਯਰੈੜ੍ਹ ਦੇ ਮੰਤ ਭੂਪ ਸੰਭਾਦ ਦੇ 2੭੭ਵ' ਗਾਰੇਤੂ ਦੀ ਸ਼ਮਪਤਨ 
ਭਾ ਸਭ ਹ/ _2੭੭/ ੫੪੩੬੫/ ਚਲਦਾ? 
ਚੱਪਣਾ 
ਜਿਥੇ _ਜਹਾਨਾਬਾਦ ਸ਼ਹਿਰ ਵਸਦਾ ਸੀ, ਉਥੇ _ਸ਼ਾਹਜਹਾਨ ਬਾਦਸ਼ਾਹ ਰਾਜ _ਕਰਦਾ _ਸੀ। 
ਉਸ ਦੀ ਪੁੱਤਰੀ ਦਾ ਨਾਂ _ਰੌਸ਼ਨਾ ਰਾਇ ਸੀ। ਉਸ ਵਰਗਾ ਕਿਸੇ ਹੋਰ ਇਸਤਰੀ ਦਾ ਰੂਪ ਨਹੀਂ 
ਸੀ।੧। 
ਜਦ ਸ਼ਾਹ ਜਹਾਨ ਮਰ _ਗਿਆ ਅਤੇ ਔਰੰਗਜ਼ੇਬ ਬਾਦਸ਼ਾਹ _ਬਣ _ਗਿਆ। _ਸੈਫ਼ਦੀਨ 
(ਪੀਰ) ਨਾਲ ਉਸ ਦਾ ਪਿਆਰ ਹੋ ਗਿਆ, ਪਰ ਉਸ ਨੂੰ ਆਪਣਾ ਪੀਰ ਕਰ ਕੇ (ਲੋਕਾਂ ਨੂੰ) 
ਦਸਿਆ।੨। 
ਉਸ ਨਾਲ ਰੌਸ਼ਨਾ ਰਾਇ ਨੇ ਕਈ ਢੰਗਾਂ ਨਾਲ ਪ੍ਰੇਮ _ਕੀਤਾ। ਉਸ _ਨਾਲ _ਕਾਮ-ਭੋਗ 
ਕੀਤਾ, _ਪਰ _ਉਸ ਨੂੰ ਆਪਣਾ ਪੀਰ _ਦਰਸਾਇਆ।੩। 
ਔਰੰਗਜ਼ੇਬ (ਇਸ) ਭੇਦ ਨੂੰ ਨਹੀਂ ਜਾਣਦਾ ਸੀ ਅਤੇ ਇਹੀ ਮੰਨਦਾ ਕਿ ਉਹ (ਰੌਸ਼ਨਾਰਾ) 
ਹੈ 


ਉਸ ਦੀ ਮੁਰੀਦ ਹੋ ਗਈ ਹੈ। (ਰੌਸ਼ਨਾਰਾ) ਉਸ ਨੂੰ ਪ੍ਰੀਤਮ ਸਮਝ ਕੇ ਭੋਗ ਕਰਦੀ ਸੀ, ਪਰ 

ਸਭ ਨੂੰ ਪੀਰ ਕਹਿ ਕੇ ਸੁਣਾਉਂਦੀ ਸੀ।੪। 
ਇਕ ਦਿਨ ਪੀਰ ਆਪਣੇ ਘਰ ਚਲਾ _ਗਿਆ। ਉਸ ਤੋਂ ਬਿਨਾ ਉਸ ਨੂੰ ਛਿਣ ਭਰ ਵੀ 
ਉਸ ਨੇ ਆਪਣੇ ਆਪ ਨੂੰ ਰੋਗੀ ਠਹਿਰਾਇਆ ਅਤੇ ਸਾਂਢਨੀ ਉਤੇ ਬੈਠ ਕੇ 


ਦ੮੨ 


ਸੀ _ਦਸਮ-ਗ੍ਰੰਥ ਸਾਹਿਬ 


ਤਾ ਕੇ ਰਹਤ ਬਹੁਤ ਦਿਨ ਭਈ। _ਬਹੁਰੌ ਸਹਿਰ ਦਿਲੀ ਮਹਿ ਗਈ। 
ਭਈ ਅਰੋਗਨਿ _ਭਾਖਿ ਅਨਾਈ। ਬਾਤ ਭੇਦ ਕੀ ਕਿਨੂੰ ਨ _ਪਾਈ। ੬। 


ਭੂਤ ਭਏ ਇਹ ਭਾਤਿ ਉਚਾਰੀ। ਰੋਗ _ਬਡਾ_ ਪ੍ਰਭੂ ਹਰੀ ਹਮਾਰੀ। 
ਬੈਦਨ ਅਧਿਕ ਇਨਾਮ _ਦਿਲਾਯੋ। _ਭੇਦ ਅਭੇਦ ਨ _ਔਰੰਗ ਪਾਯੋ। _੭। _੧। 


/ਛੰਤਾ ਹੰ ਲਾਰਾ ੫ਲ੍ਹਯਾਨੇ /ਤੈਯਾ ਲਾਠਤ੍ਹ ਅੰਤਾਂ ਭੂ ਨੰਭਾਦੇ ਦੋਇ ਸੈਂ ਅਠਹਤਾਨ ਲਾਰਤ੍ਰ ਸ਼ਮਮਤਨਆ 


ਡਾ ਨਭ# ਸਤ/ ੨੭੮/ ੫੩੫੨/ ਆਫਲੰ/ 


ਚੱਪਲ? 
ਪ੍ਰੇਮਾਵਤੀ ਨਗਰ _ਇਕ _ਰਾਜਤ। ਪ੍ਰੇਮ ਸੈਨ _ਜਹ ਨ੍ਰਿਪਤਿ _ਬਿਰਾਜਤ। 
ਪ੍ਰੇਮ ਮੰਜਰੀ ਤਿਹ ਗ੍ਰਿਹ ਦਾਰਾ। ਜਾ ਸਮ ਦਿਤਿ ਨ ਅਦਿਤਿ ਕੁਮਾਰਾ। ੧। 


ਤਹਾ ਸਾਹੁ ਕੇ ਪੂਤ ਸੁਘਰ ਅਤਿ। ਜਾ ਸਮ ਰਾਜ ਕੁਅਰ ਨ ਕਹੂੰ ਕਤ। 
ਜਾ ਕੀ ਪੁਭਾ ਕਹਨ ਨਹਿ ਆਵੈ। ਹੇਰੈ ਪਲਕ ਨ ਜੋਰੀ ਜਾਵੈ। ੨। 


ਜਬ ਰਾਨੀ ਤਿਹ ਕੀ ਦੁਤਿ ਲਹੀ। ਐਸੀ _ਭਾਤਿ ਚਿਤ ਮਹਿ ਕਹੀ। 
ਕੈ ਇਹ ਕੇ ਸੰਗ ਭੋਗ ਕਮਾਊ। ਨਾਤਰ ਹ੍ਹੈ ਜੋਗਨਿ ਬਨ ਜਾਊ। ੩। 


ਏਕ _ਸਹਚਰੀ ਤਹਾ _ਪਠਾਈ। _ਤਾਹਿ ਪ੍ਰਬੋਧਿ ਤਹਾ ਲੈ ਆਈ। 
ਬਨਿਠਨਿ ਬੈਠ _ਚੰਚਲਾ _ਜਹਾ। _ਲੈ ਆਈ _ਸਹਚਰਿ _ਤਿਹ ਜਹਾ। ੪। 


ਆਤੁਰ _ਕੁਅਰਿ ਤਾਹਿ _ਲਪਟਾਈ। _ਬਹੁ __ਬਿਧਿ _ਭਜ੍ਯੋ ਮਿਤ੍ਰ _ਸੁਖਦਾਈ। 
ਚਤੁਰ ਪਹਰ ਰਜਨੀ ਰਤਿ _ਮਾਨੀ। ਕਰਤ ਕਾਮ ਕੀ ਕੇਲ ਕਹਾਨੀ। ੫। 


ਅਟਕਿ ਗਈ ਅਬਲਾ __ਤਿਹ _ਸੰਗਾ। ਰੈਗਿਤ ਭਈ ਉਹੀ ਕੇ ਰੰਗਾ। 
ਤਾ ਕਹ ਐਸ ਪ੍ਰਬੋਧ ਦ੍ਰਿੜਾਯੋ। ਆਪੁ ਨ੍ਰਿਪਹਿ ਚਲਿ ਸੀਸ _ਝੁਕਾਯੋ। ੬। 


ਜੋ ਮੁਹਿ ਭਯੋ ਸੁਪਨ ਸੁਨੁ _ਰਾਈ। ਸੋਵਤ ਰੁਦੂ ਜਗਾਇ ਪਠਾਈ। 
ਆਠ ਬਰਸਿ ਹਮ ਸੌ ਤੁਮ ਸੋਵੋ। ਰੈਨਿ ਦਿਵਸ ਮੋਰੇ ਗ੍ਰਿਹ ਖੋਵੋਂ। ੭। 


ਪਟੀ ਬਾਧਿ ਦ੍ਰਿਗਨ ਦੁਹੂੰ _ਸੋਵੈ। ਆਠ _ਬਰਸਿ ਲਗਿ _ਜਗਹਿ ਨ ਜੋਵੋ। 
ਉਪਜੋ ਪੂਤ ਧਾਮ ਬਿਨ _ਸਾਸਾ। ਸਕਲ _ਖਲਨ ਕੋ ਹ੍ੈਹੈ ਨਾਸਾ। ੮। 


ਕਿਲਬਿਖ ਏਕ ਨ ਤਵ ਤਨ ਰਹੈ। ਮੁਹਿ ਸਿਵ ਸੁਪਨ ਬਿਖੈ ਇਮਿ ਕਹੈ। 
ਅਪੁਮਾਨ ਧਨ ਭਰੇ _ਭੰਡਾਰਾ। ਸਕਲ _ਕਾਜ ਸਭ _ਹੋਇ _ਤਿਹਾਰਾ। ੯। 


ਰਾਜੈ ਸਤਿ ਇਹੀ ਦ੍ਰਿੜ _ਕੀਨੀ। ਪਟੀ ਬਾਧਿ ਦੁਹੂੰ _ਦ੍ਰਿਗ _ਲੀਨੀ। 
ਆਠ ਬਰਸ ਰਾਨੀ ਸੰਗ ਸੋਯੋ। ਚਿਤ ਜੁ _ਹੁਤੋ ਸਕਲ ਦੁਖੁ ਖੋਯੋ। ੧0। 


ਚਰਿਤ੍ਰ ਪਾਖਿਆਨ ੨੮੩ 


ਉਸ ਪਾਸ (ਉਹ) ਬਹੁਤ ਦਿਨ ਰਹੀ। ਫਿਰ ਦਿੱਲੀ ਸ਼ਹਿਰ ਵਿਚ ਆ ਗਈ। ਆ ਕੇ 
(ਉਸ ਨੇ) ਦਸਿਆ ਕਿ (ਹੁਣ) ਸੁਅਸਥ ਹੋ ਗਈ ਹਾਂ। ਪਰ (ਉਸ ਦੇ) ਭੇਦ ਦੀ ਗੱਲ ਕੋਈ 
ਵੀ ਸਮਝ _ਨ__ਸਕਿਆ।੬। 

ਭਰਾ (ਔਰੰਗਜ਼ੇਬ) ਨੂੰ ਇਸ ਤਰ੍ਹਾਂ _ਕਿਹਾ--(ਮੈਨੂੰ) ਵੱਡਾ ਰੋਗ ਸੀ, ਪਰਮਾਤਮਾ ਨੇ ਮੇਰੀ 
(ਬਿਮਾਰੀ) ਠੀਕ ਕਰ ਦਿੱਤੀ ਹੈ। (ਉਸ ਨੇ) ਵੈਦ ਨੂੰ ਬਹੁਤ ਇਨਾਮ ਦਿਵਾਇਆ। ਇਸ ਦਾ 
ਭੇਦ ਅਭੇਦ ਔਰੰਗਜ਼ੇਬ _ਨ ਪਾ _ਸਕਿਆ।੭। 

/ਏਥੋਂ ਸੰ ਗਰਤੁੰਪ/ਮਿਆਨ ਦੇ ਤੁਆ ਗਾਰੇੜ ਦੇ ਮੰਤ ਭੂਪ ਸੰਕਾਦ ਦੇ ੨੭੮ਵੇ' ਗਾਰਤੂ ਦੀ ਸਮ੫ਤ£ 

ਆਭਾ ਡ੍ਭ ਹੈ/ _2੭੮/ ੫੩੫੨/ ਚਲਦਾ? 
ਚੱਪਣਾ 

ਪ੍ਰਮਾਵਤੀ ਨਾਂ ਦਾ ਇਕ _ਨਗਰ ਸੀ, ਜਿਥੇ _ਪ੍ਰੋਮ ਸੈਨ ਨਾਂ ਦਾ ਰਾਜਾ ਬਿਰਾਜਦਾ ਸੀ। 
ਉਸ ਦੇ ਘਰ ਪ੍ਰੇਮ ਮੌਜਰੀ ਨਾਂ ਦੀ ਇਸਤਰੀ ਸੀ ਜਿਸ ਵਰਗੀਆਂ ਦੇਵਤਿਆਂ ਅਤੇ ਦੈੱਤਾਂ 
ਦੀਆਂ ਇਸਤਰੀਆਂ _ਨਹੀ'_ਸਨ।੧। 

ਉਥੇ ਸ਼ਾਹ ਦਾ (ਇਕ) ਬਹੁਤ ਸੁਘੜ ਪੁੱਤਰ ਸੀ ਜਿਸ ਵਰਗਾ ਕਿਤੇ ਵੀ ਕੋਈ ਰਾਜ 
ਕੁਮਾਰ ਨਹੀਂ _ਸੀ। ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। _ਉਸ ਨੂੰ 
ਵੇਖਦਿਆਂ ਪਲਕਾਂ ਨਹੀ ਝਪਕਦੀਆਂ _ਸਨ।੨। 

ਜਦ ਰਾਣੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ, ਤਾਂ ਮਨ ਵਿਚ ਇਸ ਤਰ੍ਹਾਂ ਵਿਚਾਰਿਆ। 
ਜਾਂ ਤਾਂ ਮੈਂ ਇਸ ਨਾਲ ਭੋਗ ਕਰਾਂ, ਨਹੀਂ ਤਾਂ ਜੋਗਣ ਹੋ ਕੇ ਬਨ ਨੂੰ ਚਲੀ ਜਾਵਾਂ।੩। 

ਉਸ ਨੇ ਇਕ ਦਾਸੀ ਨੂੰ ਉਥੇ ਭੇਜਿਆ। ਉਸ ਨੂੰ ਸਮਝਾ ਕੇ (ਦਾਸੀ) ਉਥੇ ਲੈ ਆਈ। 
ਜਿਥੇ ਉਹ ਇਸਤਰੀ ਬਣ _ਠਣ ਕੇ ਬੈਠੀ ਸੀ, ਦਾਸੀ ਉਸ ਨੂੰ ਉਥੇ ਲੈ ਆਈ।੪। 

(ਕਾਮ ਤੋਂ) ਆਤੁਰ ਹੋਈ ਰਾਣੀ ਉਸ _ਨਾਲ _ਲਿਪਟ ਗਈ _ਅਤੇ _ਸੁਖਦਾਇਕ ਮਿਤਰ 
ਨਾਲ _ਕਈ ਤਰ੍ਹਾਂ ਨਾਲ ਭੋਗ _ਕੀਤਾ। (ਉਸ ਨੇ) ਚਾਰ ਪਹਿਰ _ਰਾਤ _ਰਤੀ-ਕ੍ਰੀੜਾ _ਕੀਤੀ। 
(ਸਾਰੀ ਰਾਤ ਉਹ _ਦੀ) ਕਾਮ-ਕੇਲੀ ਦੀ _ਕਹਾਣੀ ਕਰਦੇ _ਰਹੇ।੫। 

(ਉਹ) ਅਬਲਾ ਉਸ ਨਾਲ ਅਟਕ ਗਈ ਅਤੇ ਉਸੇ ਦੇ ਰੰਗ ਵਿਚ ਰੰਗੀ ਗਈ। ਉਸ 
ਨੂੰ ਇਸ ਤਰ੍ਹਾਂ ਸਮਝਾਇਆ ਅਤੇ (ਫਿਰ) ਆਪ ਚਲ ਕੇ ਰਾਜੇ ਅਗੇ ਸਿਰ 
(ਅਰਥਾਤ। ਪ੍ਰਨਾਮ _ਕੀਤਾ)।੬। 

(ਅਤੇ ਕਹਿਣ ਲਗੀ--) ਹੇ ਰਾਜਨ! ਮੈਨੂੰ (ਇਕ) ਸੁਪਨਾ ਆਇਆ ਹੈ, (ਉਹ) ਸੁਣੋ। 
(ਸੈਨੂੰ) ਸੁਤੀ ਹੋਈ ਨੂੰ ਸ਼ਿਵ ਨੇ ਜਗਾ ਕੇ (ਤੁਹਾਡੇ ਕੋਲ) ਭੇਜਿਆ ਹੈ। (ਅਤੇ ਕਿਹਾ ਹੈ ਕਿ) 
ਤੁਸੀਂ ਔਠ ਸਾਲ ਮੇਰੇ ਨਾਲ ਸੋਂਵੋਂ ਅਤੇ ਰਾਤ ਦਿਨ ਮੇਰੇ ਹੀ ਘਰ ਬਤੀਤ _ਕਰੋ।੭। 

ਦੋਹਾਂ ਅੱਖਾਂ ਉਤੇ _ਪਟੀ ਬੰਨ੍ਹ ਕੇ _ਸੌਂਵੋ ਅਤੇ ਔਠ _ਸਾਲ ਤਕ ਜਗਤ ਨੂੰ ਨ ਵੇਖੋ। 
ਤੁਹਾਡੇ ਘਰ ਬਿਨਾ ਕਿਸੇ ਸੈਸੇ ਦਾ ਪੁੰਤਰ ਪੈਦਾ ਹੋਵੇਗਾ ਅਤੇ _ਸਾਰਿਆਂ ਦੁਸ਼ਟਾਂ ਦਾ ਨਾਸ 
ਹੋਵੇਗਾ।੮। 

ਤੁਹਾਡੇ ਸ਼ਰੀਰ ਵਿਚ ਇਕ ਵੀ ਪਾਪ ਨਹੀਂ _ਰਹੇਗਾ। ਸ਼ਿਵ ਨੇ ਮੈਨੂੰ ਸੁਪਨੇ ਵਿਚ ਇੰਜ 
ਕਿਹਾ। (ਤੁਹਾਡੇ) ਭੰਡਾਰੇ ਅਸੀਮ ਧਨ ਨਾਲ _ਭਰ ਜਾਣਗੇ _ਅਤੇ ਤੁਹਾਡੇ ਸਾਰੇ ਕੰਮ _ਸੰਵਰ 
ਜਾਣਗੇ।੯। 

ਰਾਜੇ ਨੇ ਇਸ ਨੂੰ ਸਚ ਮੰਨ ਲਿਆ ਅਤੇ ਦੋਹਾਂ ਅੱਖਾਂ ਉਤੇ ਪਟ ਬੰਨ੍ਹ _ਲਈ। _ਅੱਠ 
ਸਾਲ ਰਾਣੀ ਨਾਲ ਸੁਤਾ ਅਤੇ ਚਿਤ ਵਿਚ ਜੋ ਦੁਖ ਸਨ, ਸਭ _ਨਸ਼ਟ ਕਰ _ਦਿੱਤੇ।੧0। 


੨੮੪ 


ਸੀ _ਦਸਮ-ਗ੍ਰੰਥ _ਸਾਹਿਬ 
ਆਖੈ _ਬਾਧਿ ਤਹਾ ਨ੍ਰਿਪ ਸੋਵੈ। ਆਵਤ ਜਾਤ ਨ ਕਾਹੂ ਜੋਵੈ। 
ਉਤ ਰਾਨੀ ਕਹ ਜੋ ਨਰ ਭਾਵੈ। ਤਾਹਿ ਤੁਰਤ ਗ੍ਰਿਹ ਬੋਲਿ ਪਠਾਵੈ। ੧੧। 


ਬਹੁ ਬਿਧਿ ਕਰੈ ਕੇਲ ਸੰਗ ਤਾ ਕੇ। ਜੋ ਨਰ ਰੁਚੈ ਚਿਤ ਤ੍ਰਿਯ ਵਾ ਕੇ। 
ਬਾਤ ਕਰਤ ਪਤਿ ਸੋ ਇਤ ਜਾਵੈ। ਉਤੈ ਜਾਰ ਤਰ ਪਰੀ ਨੁਕਾਵੈ। ੧੨। 


ਜੋ ਤ੍ਰਿਯ ਚਹੈ ਵਹੈ ਤਹ ਆਵੈ। ਖੈਚਿ ਤਰੁਨਿ ਤਰੁ ਐਚਿ ਬਜਾਵੈ। 
ਬਹੁ ਨਰ ਜਾ _ਸੋ_ਭੋਗ ਕਮਾਹੀ। ਏਕੋ ਪੂਤ ਹੋਇ ਗ੍ਰਿਹ ਨਾਹੀ। ੧੩। 


ਕਿਤਕ _ਦਿਨਨ ਮਹਿ ਸੁਤ ਇਕ ਜਾਯੋ। ਨ੍ਰਿਪ ਕੋ ਸਾਚ ਹਿਯੇ ਮਹਿ ਆਯੋ। 


ਆਗੈ ਜੋ _ਤ੍ਰਿਯ ਕਹੈ ਸੁ ਮਾਨੈ। ਭੇਦ ਅਭੇਦ ਨ ਮੂੜ ਪਛਾਨੈ। _੧੪। ੧। 


/ਛੰਤਾ ਹਾੰ ਲਾਰੇ ੫ਖ੍ਹਯਲਾਨੇ /ਤੈਯਾ ਲਾਰਤ੍ਹੇ ਅੰ ਭੂਪ ਸੰਭਾਦੇ ਲੋਇ ਸੋਂ ਇਨਾਨੀ ਲਾਂਨਤ _ ਸਆਖਤਮ 


ਗਤ ਨਭ#ਆ ਸਤ/ _2੭੯/ ੫੩੬੬/ %ਫਹੀ/ 


ਚੱਪਲ? 
ਬਿਸਨ ਚੰਦ ਇਕ ਨ੍ਰਿਪਤ ਫਿਰੰਗਾ। ਜਾ ਕੇ _ਦਿਪਤ ਅਧਿਕ ਛਬਿ _ਅੰਗਾ। 
ਸੀ ਜੁਗਰਾਜ _ਮੌਜਰੀ _ਰਾਨੀ। ਸੁੰਦਰਿ ਭਵਨ ਚਤੁਰ _ਦਸ _ਜਾਨੀ। _੧। 
ਸੁਕ੍ਰਿਤ ਨਾਥ _ਜੋਗੀ _ਤਹਾ। ਸ੍ਰੀ ਜੁਗਰਾਜ ਮਤੀ ਤ੍ਰਿਯ _ਜਹਾ। 
ਜੋਗੀ ਦ੍ਰਿਸਟਿ ਜਬੈ ਤਿਹ ਆਯੋ। _ਸਦਨ _ਚੰਚਲੇ ਬੋਲਿ ਪਠਾਯੋ। _੨। 
ਦੰਹਰਾ 
ਕਾਮ ਭੋਗ ਤਾ ਸੋ ਕਿਯੋ ਹ੍ਿਦੈ ਹਰਖ ਉਪਜਾਇ। 
ਪਕਰਿ _ਭੁਜਨ ਆਸਨ ਤਰੇ ਜਾਤ ਭਈ ਲਪਟਾਇ। ੩। 


ਚੱਖਣਾ 
ਸਰ. “ਗੀ ਜੀ ਮਨ ਜਬ ਹਿਲ (ਜੀ ਲੀਯਾ। 
ਤ੍ਰਿਯ ਤਾ ਸੌ ਅਤਿ ਹਿਤ ਉਪਜਾਯੋ। ਰਾਜਾ ਕਹ ਚਿਤ ਤੇ _ਬਿਸਰਾਯੋ। ੪। 
ਤ੍ਰਿਯ ਐਸੀ ਬਿਧਿ ਚਿਤਹਿ _ਬਿਚਾਰਾ। ਇਹ ਰਾਜਾ ਕਹ _ਚਹਿਯਤ _ਮਾਰਾ। 


ਲੈ ਤਿਹ ਰਾਜ ਜੋਗਿਯਹਿ ਦੀਜੈ। ਕਛੂ ਚਰਿਤ੍ਰ ਐਸਿ ਬਿਧਿ ਕੀਜੈ। ੫। 


ਸੋਵਤ ਸਮੈ ਨ੍ਰਿਪਤਿ ਕਹ ਮਾਰਿਯੋ। _ਗਾਡਿ _ਤਾਹਿ ਇਹ ਭਾਤਿ ਉਚਾਰਿਯੋ। 
ਰਾਜੈ ਰਾਜ ਜੋਗਿਯਹਿ _ਦੀਨਾ। ਆਪਨ ਭੇਸ ਜੋਗ ਕੋ _ਲੀਨਾ। _੬। 


ਜੋਗ ਭੇਸ ਧਾਰਤ ਨ੍ਰਿਪ ਭਏ। ਦੈ ਇਹ ਰਾਜ _ਬਨਹਿ ਉਠ ਗਏ। 
ਹਮਹੂੰ ਰਾਜ ਜੋਗਿਯਹਿ ਦੈ ਹੈ। ਨਾਥ ਗਏ ਜਿਤ ਤਹੀ ਸਿਧੈ ਹੈ। ੭। 


ਚਰਿਤ੍ਰ ਪਾਖਿਆਨ ੨੮੫ 


ਅੱਖਾਂ ਬੰਨ੍ਹ ਕੇ ਰਾਜਾ ਉਥੇ _ਸੌਂਦਾ ਅਤੇ ਆਉਂਦੇ ਜਾਉਂਦੇ ਕਿਸੇ ਨੂੰ ਵੀ ਨ ਵੇਖ ਸਕਦਾ। 
ਉਧਰ _ਰਾਣੀ ਨੂੰ ਜੋ ਪੁਰਸ਼ ਚੰਗਾ ਲਗਦਾ, ਉਸ ਨੂੰ ਤੁਰਤ ਘਰ _ਬੁਲਾ_ਲੈਂਦੀ।੧੧। 


੨ 


ਜੋ ਪੁਰਸ਼ ਉਸ (ਰਾਣੀ) ਦੇ ਮਨ ਨੂੰ ਚੰਗਾ _ਲਗਦਾ, _ਉਸ _ਨਾਲ ਬਹੁਤ _ਤਰ੍ਹਾਂ _ਨਾਲ 
ਭੋਗ ਬਿਲਾਸ _ਕਰਦੀ। (ਉਹ) ਇਧਰ _ਪਤੀ ਨਾਲ _ਗੱਲਾਂ ਕਰਦੀ ਰਹਿੰਦੀ ਅਤੇ ਉਧਰ _ਯਾਰ 
ਦੇ ਹੇਠਾਂ ਪਈ _ਕਾਮ-ਕ੍ਰੀੜਾ ਵਿਚ _ਰੁਝੀ _ਰਹਿੰਦੀ।੧੨। 

ਜੋ ਇਸਤਰੀ ਚਾਹੁੰਦੀ, ਉਹੀ ਉਥੇ _ਆਉਂਦਾ। _(ਉਹ) ਇਸਤਰੀ _ਨੂੰ ਹੇਠਾਂ ਖਿਚ 
ਚੈਗੀ ਤਰ੍ਹਾਂ _ਭੋਗ _ਕਰਦਾ। _ਜਿਸ ਨਾਲ _ਬਹੁਤ ਵਿਅਕਤੀ ਭੋਗ _ਕਰਨ (ਉਸ ਦੇ) ਘਰ 
ਵੀ ਪੁੱਤਰ ਨਹੀਂ _ਹੁੰਦਾ।੧੩। 

ਕਈ ਦਿਨਾਂ (ਭਾਵ ਵਰ੍ਹਿਆਂ) ਬਾਦ (ਰਾਣੀ ਨੇ) ਇਕ ਪੁੱਤਰ ਨੂੰ ਜਨਮ _ਦਿੱਤਾ। 
(ਇਸਤਰੀ ਦੀ ਦਸੀ ਗੌਲ ਦਾ) ਰਾਜੇ ਦੇ ਮਨ ਵਿਚ ਯਕੀਨ ਹੋ__ਗਿਆ। ਅਗੋਂ ਜੋ ਇਸਤਰੀ 
ਕਹਿੰਦੀ ਸੀ, _ਉਹ _ਮੰਨ ਲੈਂਦਾ ਸੀ। _(ਉਹ) ਮੂਰਖ ਭੇਦ ਅਭੇਦ _ਦੀ _ਗੱਲ _ਨਹੀਂ ਸਮਝਦਾ 
ਸੀ।੧੪। 

/ਏਥੇ ਸੰ ਗੰਰੇਤੁੰਪ/ਮਿਆਨ ਦੇ ਤਆ ਗਰੇੜੂ ਦੇ ਮੰਤ ਭੂਪ ਸਲਾਦ ਦੇ 2੭੬ਵ' ਜਾਰੇੜ੍ਹ ਦੀ ਸਮਘਤ 
ਆਭਾ ਲਭ _ਹੰ/ 2੭੯੪ ੫੩੬੬/ ਚਲਟਾ/ 


ਕੇ 
ਇਕ 


ਚੱਪਣਾ 

ਬਿਸਨ ਚੰਦ _ਇਕ _ਫਿਰੰਗੀ (ਦੇਸ਼) ਦਾ ਰਾਜਾ _ਸੀ। _ਉਸ ਦੇ ਸ਼ਰੀਰ ਉਤੇ ਸੁੰਦਰਤਾ 
ਬਹੁਤ ਚਮਕਦੀ _ਸੀ। ਜੁਗਰਾਜ _ਮੰਜਰੀ ਉਸ ਦੀ ਰਾਣੀ ਸੀ ਜੋ ਚੌਂਦਾਂ ਲੋਕਾਂ ਵਿਚ ਸੁੰਦਰ 
ਮੰਨੀ ਜਾਂਦੀ _ਸੀ।੧। 

ਉਥੇ ਇਕ ਸੁਕ੍ਰਿਤ ਨਾਥ ਜੋਗੀ (ਰਹਿੰਦਾ) ਸੀ ਜਿਥੇ ਜੁਗਰਾਜ ਮਤੀ ਇਸਤਰੀ (ਰਹਿੰਦੀ) 
ਸੀ। ਰਾਣੀ ਨੇ ਜਦ ਜੋਗੀ ਨੂੰ ਵੇਖਿਆ, ਤਾਂ ਚੰਚਲਾ ਨੇ ਉਸ ਨੂੰ ਘਰ ਬੁਲਾ _ਲਿਆ।੨। 
ਦੰਹਰਾ 

ਹਿਰਦੇ ਵਿਚ ਪੁਸੰਨ ਹੋ ਕੇ ਉਸ ਨਾਲ _ਕਾਮ-ਭੋਗ ਕੀਤਾ ਅਤੇ (ਉਸ ਦੀਆਂ) ਭੁਜਾਵਾਂ 
ਨੂੰ ਪਕੜ ਕੇ ਆਸਣ ਹੇਠਾਂ ਲਿਪਟ ਗਈ। _੩। 
ਜੱਪਣਾ 

ਉਸ (ਰਾਣੀ) ਨਾਲ ਉਸ ਨੇ ਕਈ ਤਰ੍ਹਾਂ ਦਾ ਭੋਗ ਕੀਤਾ ਅਤੇ ਰਾਣੀ ਦੇ ਨੂੰ 
ਮੋਹ ਲਿਆ। ਇਸਤਰੀ ਨੇ ਉਸ _ਨਾਲ ਬਹੁਤ _ਹਿਤ ਪੈਦਾ ਕਰ ਲਿਆ ਅਤੇ ਰਾਜੇ ਨੂੰ ਚਿਤ 
ਤੋਂ ਭੁਲਾ ਦਿੱਤਾ।੪। 

ਰਾਣੀ ਨੇ ਇਸ ਤਰ੍ਹਾਂ ਚਿਤ ਵਿਚ ਵਿਚਾਰ ਕੀਤਾ ਕਿ _ਇਸ ਰਾਜੇ ਨੂੰ ਮਾਰ ਦੇਣਾ 
ਚਾਹੀਦਾ ਹੈ। ਇਸ ਤੋਂ ਰਾਜ ਲੈ ਕੇ ਜੋਗੀ ਨੂੰ ਦਿੱਤਾ ਜਾਵੇ। ਅਜਿਹੇ ਢੰਗ ਦਾ ਕੁਝ _ਚਰਿਤੂ 
ਕੀਤਾ ਜਾਵੇ।੫। 

(ਉਸ ਨੇ) ਸੁਤੇ ਪਏ ਰਾਜੇ 
ਕਿਹਾ--। ਰਾਜੇ ਨੇ ਰਾਜ ਜੋਗੀ 
ਲਿਆ ਹੈ।੬। 

ਰਾਜੇ ਨੇ ਜੋਗ ਭੇਸ ਲੈ 
ਮੈਂ ਵੀ ਰਾਜ ਜੋਗੀ ਨੂੰ ਦਿੰਦੀ 


ਮਾਰ ਦਿੱਤਾ। ਉਸ ਨੂੰ (ਭੂਮੀ ਵਿਚ) ਗਡ ਕੇ ਇਸ ਤਰ੍ਹਾਂ 
ਦੇ ਦਿੱਤਾ ਹੈ ਅਤੇ ਆਪ ਯੋਗ ਦਾ ਭੇਸ ਧਾਰਨ ਕਰ 


ਨੂੰ ਉਠ ਗਿਆ ਹੈ। 
ਨੂੰ ਜਾਂਦੀ ਹਾਂ।੭। 


ਤੂ 
ਕੈ 4 


੨੮੬ 


ਸੀ _ਦਸਮ-ਗ੍ਰੰਥ ਸਾਹਿਬ 


ਸਤਿ ਸਤਿ ਸਭ ਪੂਜਾ _ਬਖਾਨਿਯੋ। ਜੋ _ਨ੍ਰਿਪ ਕਹਿਯੋ ਵਹੈ ਹਮ ਮਾਨਿਯੋ। 
ਸਭਹਿਨ ਰਾਜ _ਜੋਗਯਹਿ _ਦੀਨਾ। ਭੇਦ ਅਭੇਦ ਮੂੜ _ਨਹਿ _ਚੀਨਾ। _੮। 


ਦੰਹਰਾ 
ਮਾਰਿ ਨ੍ਰਿਪਤਿ ਕਹ _ਚੰਚਲੈ _ਕਿਯੋ ਆਪਨੇ _ਕਾਜ। 
ਸਕਲ ਪੂਜਾ _ਡਾਰੀ ਪਗਨ ਦੈ ਜੋਗੀ ਕਹ ਰਾਜ। ੯। 
ਚੱਪਲ? 
ਇਹ ਬਿਧਿ ਰਾਜ ਜੋਗਿਯਹਿ ਦੀਯਾ। ਇਹ ਛਲ ਸੋ ਪਤਿ ਕੋ ਬਧ ਕੀਯਾ। 
ਮੂਰਖ ਅਬ ਲਗ ਭੇਦ ਨ ਪਾਵੈ। ਅਬ ਤਕ ਆਇ ਸੁ ਰਾਜ ਕਮਾਵੈ। ੧0। ੧। 


/ਏੰਤਾ ਡੀੰ ਗਾਰੜ੍ਹ ੫ਖੂਯਾਨੇ /ਤੈਯਾ ਲਾੜੇ ਮੰਤ ਡੁਪ ਨੰਝਾਦੇ ਦੋਇ ਸੌ ਆਲੀ ਲਾਂਰਤੂ ਸਆਪਤਮ 
ਗਤ ਨਭਆ ਸ੍ਤ/ -੮੦/ ੫੪੩੭੬/ %ਫਹੀ/ 


ਚੱਪਲ? 
ਨਗਰ ਇਕ ਰਾਇ _ਬਖਨਿਯਤ। _ਜਾ_ਕੋ_ਤ੍ਰਾਸ ਦੇਸ ਸਭ _ਮਨਿਯਤ। 
ਜਿਹ ਨਾਮ ਨ੍ਰਿਪਤਿ ਬਰ। _ਬਿਜੈ ਮਤੀ ਰਾਨੀ ਜਿਹ ਕੇ ਘਰ। ੧। 


ਗੱ 


ਕੋ ਰੂਪ ਅਪਾਰਾ। ਜਾ ਸੰਗ ਨਹੀ ਨ੍ਰਿਪਤਿ ਕੋ ਪ੍ਯਾਰਾ। 
ਕੀ ਸੁੰਦਰਿ ਕਾਯਾ। ਜਿਨ ਰਾਜਾ ਕੋ ਚਿਤ _ਲੁਭਾਯਾ। _੩। 
ਕੇ ਰਹਤ ਰੈਨਿ ਦਿਨ ਪਰਾ। ਜੈਸੀ ਭਾਤਿ ਗੋਰ ਮਹਿ _ਮਰਾ। 

ਨਾਰਿ ਕੇ ਧਾਮ ਨ ਜਾਵੈ। ਤਾ ਤੇ ਤਰੁਨਿ ਅਧਿਕ ਕੁਰਰਾਵੈ। ੪। 


3 ਤੋਂ, 3 $ ਤੋ 3 3 
ਘ, ਗਰ, ਹੈਂ, ਕੇ, 


ਰੂ 


ਆਗ੍ਯਾ ਚਲਤ _ਤਵਨ ਕੀ _ਦੇਸਾ। ਰਾਨੀ ਭਈ ਨ੍ਰਿਪਤਿ ਕੇ _ਭੇਸਾ। 
ਯਹਿ ਰਿਸਿ ਨਾਰਿ ਦੁਤਿਯ ਜਿਯ _ਰਾਖੀ। _ਬੋਲਿਕ ਬੈਦ ਪੁਗਟ ਅਸਿ _ਭਾਖੀ। ੫। 


ਯਾ ਰਾਜਾ ਕਹ ਜੁ ਤੈ ਖਪਾਵੈ। ਮੁਖ ਮਾਗੈ ਮੋ ਤੇ ਸੋ ਪਾਵੈ। 

ਤਬ ਚਲਿ ਬੈਦ ਨ੍ਰਿਪਤਿ ਪਹਿ _ਗਯੋ। ਰੋਗੀ ਬਪੁ ਤਿਹ ਕੋ _ਠਹਰਯੋ। ੬। 
ਜੋ ਤੁਮ ਕਹੋ ਤੁ ਕਰੋਂ ਉਪਾਈ। ਜ੍ਯੋ _ਤ੍ਯੋ ਕਹਿ ਤਿਹ ਬਰੀ ਖਵਾਈ। 
ਰੋਗੀ ਭਯੋ ਅਰੋਗੀ ਤਨ ਸੌ। ਭੇਦ ਅਭੇਦ ਨ ਪਾਵਤ ਜੜ _ਸੌ। _੭। 


ਭਛਤ ਬਰੀ ਪੇਟ _ਤਿਹ _ਛੂਟਾ। ਸਾਵਨ ਜਾਨ _ਪਨਾਰਾ _ਫੂਟਾ। 
ਦੂਸਰਿ ਬਰੀ _ਥੰਭ ਕੇ _ਕਾਜੈ। ਜੋਰਾਵਰੀ ਖਵਾਈ ਰਾਜੈ। ੮। 


ਚਰਿਤ੍ਰ ਪਾਖਿਆਨ ੨੮੭ 


(ਰਾਣੀ ਦੀ ਗੱਲ ਸੁਣ ਕੇ) ਸਾਰੀ ਪੁਰਜਾ ਨੇ “ਸਤਿ ਸਤਿ” ਕਿਹਾ ਅਤੇ ਰਾਜੇ ਨੇ ਜੋ 
ਕਿਹਾ, ਉਸ ਨੂੰ ਅਸੀਂ ਮੰਨ _ਲਿਆ। ਸਾਰਿਆਂ ਨੇ ਜੋਗੀ ਨੂੰ ਰਾਜ ਦੇ ਦਿੱਤਾ ਅਤੇ ਮੂਰਖਾਂ ਨੇ 
ਭੇਦ ਨ _ਸਮਝਿਆ।੮। 


ਰਾਜੇ ਨੂੰ ਮਾਰ ਕੇ ਆਪਣਾ ਕੰਮ ਕਰ ਲਿਆ ਅਤੇ ਜੋਗੀ ਨੂੰ ਰਾਜ ਦੇ ਕੇ 
ਦੇ ਪਾ ਦਿੱਤੀ।੯। 


ਇਸ ਤਰ੍ਹਾਂ ਜੋਗੀ ਨੂੰ ਰਾਜ ਦੇ ਦਿੱਤਾ ਅਤੇ ਇਸ ਛਲ ਨਾਲ ਪਤੀ ਨੂੰ ਕਤਲ ਕਰ 
ਦਿੱਤਾ। ਮੂਰਖਾਂ ਨੇ ਅਜੇ ਤਕ ਭੇਦ ਨਹੀਂ ਸਮਝਿਆ ਹੈ ਅਤੇ ਹੁਣ ਤਕ ਉਹ ਰਾਜ ਕਮਾਉਂਦਾ 
ਆ ਰਿਹਾ ਹੈ।੧0। 
/ਏਥੇਂ ਗੰ ਗਰੇਤੁੰਪ/ਸਆਨ ਦੇ ਤਆ ਗਾਰੇਤ ਦੇ ਮੰ ਭੂਪ ਸੰਝਾਦ ਦੇ ੨੮੭ਵ' ਗਾਰੇੜਹ ਲੀ ਸਮਘਤਨ 
ਆਭਾ ਲਭ _ਹੰ/ ੨੮6/ ੫੨੭੬/ ਚਲਦਾ? 


ਚੱਪਲਾਂ 


ਬਿਜੈ ਮਤੀ ਦਾ ਰੂਪ ਅਪਾਰ ਸੀ, ਪਰ ਉਸ ਰਾਜੇ ਦਾ ਪਿਆਰ ਨਹੀਂ ਸੀ। ਅਜੈ 
ਮਤੀ ਦਾ ਸ਼ਰੀਰ ਬਹੁਤ ਸੁੰਦਰ ਸੀ, ਜਿਸ ਨੇ ਰਾਜੇ ਦਾ ਚਿਤ ਲੁਭਾਇਆ ਹੋਇਆ _ਸੀ।੩। 

(ਰਾਜਾ) ਰਾਤ ਦਿਨ ਉਸੇ ਦੇ ਹੀ ਪਿਆ ਰਹਿੰਦਾ ਸੀ, ਜਿਸ ਤਰ੍ਹਾਂ ਕਿ ਕਬਰ ਵਿਚ 
ਮਰਿਆ ਪਿਆ ਹੋਵੇ। (ਉਹ) ਦੂਜੀ ਰਾਣੀ ਦੇ ਘਰ ਨਹੀਂ ਜਾਂਦਾ ਸੀ, ਜਿਸ ਕਰ ਕੇ ਉਹ 
ਇਸਤਰੀ ਬਹੁਤ ਕੁੜ੍ਹਦੀ _ਸੀ।੪। 

ਉਸ (ਦੂਜੀ ਰਾਣੀ ਦਾ) ਹੁਕਮ ਹੀ ਦੇਸ ਵਿਚ ਚਲਦਾ ਸੀ। (ਅਸਲ ਵਿਚ) ਰਾਣੀ ਹੀ 
ਰਾਜੇ ਦੇ ਭੇਸ ਵਿਚ (ਰਾਜ ਕਰਦੀ ਸੀ)। ਦੂਜੀ ਰਾਣੀ ਨੇ (ਸਾੜੇ ਕਾਰਨ) ਮਨ ਵਿਚ ਇਹ 
ਰੋਸ ਪਾਲ _ਲਿਆ। ਇਕ ਵੈਦ ਨੂੰ ਬੁਲਾ ਕੇ ਇਸ ਤਰ੍ਹਾਂ ਸਾਫ਼ _ਕਿਹਾ।੫। 

ਜੇ ਤੂੰ ਇਸ ਰਾਜੇ ਨੂੰ ਖਪਾ ਦੇਵੇਂ ਤਾਂ ਮੇਰੇ ਕੋਲੋਂ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ। 
ਤਦ ਵੈਦ ਚਲ ਕੇ ਰਾਜੇ ਕੋਲ ਗਿਆ ਅਤੇ ਉਸ ਦੇ ਸ਼ਰੀਰ ਨੂੰ ਰੋਗੀ ਦਸਿਆ।੬। 


(ਅਤੇ _ਕਿਹਾ--) ਜੇ ਤੁਸੀਂ ਕਹੋਂ, ਤਾਂ ਉਪਾ ਕਰਾਂ। ਜਿਵੇਂ ਕਿਵੇਂ ਉਸ ਨੂੰ ਇਕ ਬੌਂਟੀ 
(“ਬਰੀ”) ਖਵਾ ਦਿੱਤੀ। (ਉਸ ਨਾਲ) ਰਾਜੇ ਦਾ _ਅਰੋਗੀ ਸ਼ਰੀਰ ਰੋਗੀ ਹੋ_ਗਿਆ। ਪਰ ਉਹ 
ਮੂਰਖ ਭੇਦ ਅਭੇਦ ਨੂੰ ਨ ਸਮਝ _ਸਕਿਆ।੭। 

ਬੋਟੀ ਖਾਂਦਿਆਂ ਹੀ ਉਸ ਦਾ ਪੇਟ ਚਲ ਗਿਆ, ਮਾਨੋ ਸਾਵਣ (ਦੇ ਮਹੀਨੇ ਵਿਚ) 
ਪਰਨਾਲਾ _ਵਗਣ _ਲਗ ਗਿਆ ਹੋਵੇ। _(ਦਸਤਾਂ ਨੂੰ) ਰੋਕਣ ਲਈ ਰਾਜੇ _ ਨੂੰ ਮਲੋ ਮਲੀ ਦੂਜੀ 
ਬੋਟੀ ਖਵਾ ਦਿੱਤੀ।੮। 


੨੮੮ 


ਸੀ _ਦਸਮ-ਗ੍ਰੰਥ ਸਾਹਿਬ 


ਤਾ ਤੇ ਅਧਿਕ ਪੇਟ ਛੁਟਿ ਗਯੋ। ਜਾ ਤੇ ਬਹੁ ਬਿਹਬਲ ਨ੍ਰਿਪ ਭਯੋ। 
ਸੰਨ ਭਯੋ ਇਹ ਬੈਦ _ਉਚਾਰਾ। ਇਹ ਬਿਧ _ਕਿਯ ਉਪਚਾਰ _ਬਿਚਾਰਾ। ੯। 


ਦਸ ਤੋਲੇ ਅਹਿਫੇਨ ਮੰਗਾਈ। ਬਹੁ _ਬਿਖਿ ਵਾ ਕੇ ਸੰਗ ਮਿਲਾਈ। 
ਧੂਰਾ _ਕੀਯਾ ਤਵਨ ਕੇ ਅੰਗਾ। _ਚਾਮ ਗਯੋ ਤਾ ਕੇ ਤਿਹ ਸੰਗਾ। ੧0। 


ਹਾਇ ਹਾਇ ਰਾਜਾ ਜਬ ਕਰੈ। ਤਿਮਿ ਤਿਮਿ ਬੈਦ ਇਹ ਭਾਤਿ ਉਚਰੈ। 
ਯਾ ਕਹੁ ਅਧਿਕ ਨ ਬੋਲਨ ਦੇਹੂ। ਮੂੰਦਿ ਬਦਨ ਰਾਜਾ ਕੋ ਲੇਹੂ। _੧੧। 
ਜਿਮਿ ਜਿਮਿ ਧੂਰੋ ਤਿਹ ਤਨ ਪਰੈ। ਹਾਇ ਹਾਇ ਤਿਮ ਨ੍ਰਿਪਤਿ ਉਚਰੈ। 
ਭੇਦ ਅਭੇਦ ਨ ਕਿਨਹੂੰ ਚੀਨੋ। ਇਹ ਛਲ ਪ੍ਰਾਨ ਤਵਨ ਕੋ ਲੀਨੋ। _੧੨। 


ਇਹ ਛਲ ਸਾਥ ਨ੍ਰਿਪਤਿ ਕਹ ਮਾਰਾ। ਅਪਨੇ ਛਤ੍ਰ ਪੁਤ੍ਰ ਸਿਰ ਢਾਰਾ। 
ਸਭ _ਸੌਅਨ ਕਹ ਦੇਤ ਨਿਕਾਰਿਯੋ। ਭੇਦ ਅਭੇਦ ਨ_ਕਿਨੂ _ਬਿਚਾਰਿਯੋ। _੧੩। _੧। 
/ਲਾਤ ਗੰ ਯੰਰੇਤ੍ਰਾ ਪਖ੍ਯਾਨੌ /ਤੇਆ ਲਾਰੇ ਸੰਤਾਂ ਝੂਪ ਸੰਝਾਦੇ ਦੋਇ ਐਂ /ਏਕਾਲੀ ਯਾਦ ਆਤਮ 
ਗਤ ਸੜਨ ਸਤ) ੨੮੧/ ੫੩੮੯/ %ਫਹੀ/ 
ਚੱਪਲ? 
ਅਮੀ ਕਰਨ ਇਕ _ਸੁਨਾ ਨ੍ਰਿਪਾਲਾ। ਅਮਰ ਕਲਾ ਜਾਕੇ ਗ੍ਰਿਹ ਬਾਲਾ। 
ਗੜ _ਸਿਰਾਜ ਕੋ ਰਾਜ _ਕਮਾਵੈ। _ਸੀਰਾਜੀ ਜਗ ਨਾਮ _ਕਹਾਵੈ। _੧। 


ਅਸੁਰ ਕਲਾ ਦੂਸਰਿ ਤਾ ਕੀ ਤ੍ਰਿਯ। ਨਿਸਿ ਦਿਨ ਰਹਤ ਨ੍ਰਿਪਤਿ ਜਾਮੈ _ਜਿਯ। 
ਅਮਰ ਕਲਾ _ਜਿਯ _ਮਾਝ _ਰਿਸਾਵੈ। ਅਸੁਰ ਕਲਹਿ _ਪਿਯ ਰੋਜ ਬ਼ੁਲਾਵੈ। ੨। 


ਏਕ _ਬਨਿਕ ਕੌ ਲਯੋ ਬੁਲਾਈ। ਮਦਨ ਕ੍ਰੀੜ ਤਿਹ _ਸਾਥ _ਕਮਾਈ। 
ਅਨਦ ਕੁਅਰ ਤਿਹ ਨਰ ਕੋ ਨਾਮਾ। ਜਾ ਕੌ ਭਜਾ ਨ੍ਰਿਪਤਿ ਕੀ ਬਾਮਾ। ੩। 


ਅਸੁਰ ਕਲਾ ਕੌ ਨਿਜੁ ਕਰ _ਘਾਯੋ। ਮਰੀ ਨਾਰਿ ਤਵ ਪਤਿਹਿ ਸੁਨਾਯੋ। 
ਤਰ ਤਖਤਾ ਕੇ _ਮਿਤ੍ਰਹਿ ਧਰਾ। ਤਾ ਪਰ ਬਡੋ ਅਡੰਬਰ _ਕਰਾ। ੪। 


ਤਰ _ਤਖਤਾ ਕੇ ਮਿਤ੍ਰ ਦੁਰਾਯੋ। ਤਾ ਪਰ _ਸਵਤਿ ਲੋਥ ਕਹਿ ਪਾਯੋ। 
ਭੇਦ ਅਭੇਦ ਨ ਕਿਨੂੰ _ਬਿਚਾਰਾ। ਇਹ ਛਲ _ਅਪਨੋ ਯਾਰ _ਨਿਕਾਰਾ। ੫। 


ਦੰਹਰਾ 
ਸਵਤਿ _ਸੰਘਾਰੀ ਪਤਿ _ਛਲਾ _ਮ੍ਰਿਤਹਿ ਲਯੋ _ਉਬਾਰਿ। 
ਭੇਦ ਕਿਸੂ ਪਾਯੋ _ਨਹੀ ਧੰਨ ਸੁ ਅਮਰ ਕੁਮਾਰਿ। ੬। ੧। 
/ਲਤ ਗੂਨੰ ਯੰਰੇਤ੍ਰਾ ਪਖ੍ਹਯਨੈ /ਤੇਆ ਰੇਤੇ ਸੰਤ ਡੂਪ ਸੰਭਾਦੇ ਦੋ ਸੈ /ਕੁਆਲੀ ਲਾਰੇਤੂ ਗਆਪਤਮਆ 
ਗਤ ਫ਼ੜ ਸਤ) ੨੮੨/ ੫੩੯੫/ %ਫਰੀੰ/ 


ਚਰਿਤ੍ਰ ਪਾਖਿਆਨ ੨2੮੯ 


ਉਸ ਨਾਲ ਪੇਟ ਹੋਰ ਜ਼ਿਆਦਾ ਚਲ _ਗਿਆ। ਜਿਸ ਕਰ ਕੇ ਰਾਜਾ ਬਹੁਤ ਨਿਢਾਲ ਹੋਂ 
ਗਿਆ। ਵੈਦ ਨੇ _ਕਿਹਾ-- ਰਾਜੇ ਨੂੰ ਸੰਨਪਾਤ (ਰੋਗ) ਹੋ ਗਿਆ ਹੈ। ਇਸ ਲਈ ਵਿਚਾਰ 
ਪੂਰਵਕ ਇਸ ਢੰਗ _ਦਾ ਇਲਾਜ _ਕੀਤਾ _ਹੈ।੯। 


ਦਿੱਤੀ। (ਉਸ ਦਵਾਈ ਦਾ) ਰਾਜੇ ਦੇ ਸ਼ਰੀਰ ਉਪਰ _ਧੂੜਾ _ਕੀਤਾ। ਉਸ _ਨਾਲ (ਰਾਜੇ ਦੀ) 
ਚਮੜੀ ਉਤਰ ਗਈ।੧0। 

ਜਦ _ਰਾਜਾ “ਹਾਇ ਹਾਇ” ਕਰਦਾ, ਤਿਵੇਂ ਤਿਵੇਂ ਵੈਦ ਇਸ ਤਰ੍ਹਾਂ ਕਹਿੰਦਾ--ਇਸ ਨੂੰ 
ਅਧਿਕ ਬੋਲਣ ਨ ਦਿਓ ਅਤੇ ਰਾਜੇ ਦਾ ਮੂੰਹ ਬੰਦ _ਕਰ _ਲਵੋ।੧੧। 

ਜਿਵੇਂ ਜਿਵੇਂ ਧੂੜਾ ਰਾਜੇ ਦੇ ਸ਼ਰੀਰ ਉਤੇ ਪੈਂਦਾ, ਤਿਵੇਂ ਤਿਵੇਂ ਰਾਜਾ “ਹਾਇ ਹਾਇ” 
ਕਹਿੰਦਾ। (ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨ ਸਮਝਿਆ ਅਤੇ ਇਸ ਛਲ ਨਾਲ ਉਸ 
ਦੇ ਪ੍ਰਾਣ ਲੈ _ਲਏ।੧੨। 

(ਰਾਣੀ ਨੇ) ਇਸ ਛਲ ਨਾਲ ਰਾਜੇ ਨੂੰ ਮਾਰ ਦਿੱਤਾ ਅਤੇ ਆਪਣੇ ਪੁੱਤਰ ਦੇ ਸਿਰ ਉਤੇ 
ਛੱਤਰ _ਝੁਲਾ ਦਿੱਤਾ। ਸਾਰੀਆਂ ਸੌਂਕਣਾਂ ਨੂੰ ਕਢ ਦਿੱਤਾ, ਪਰ ਕਿਸੇ ਨੇ ਭੇਦ ਅਭੇਦ ਨੂੰ ਨ 


ਸਮਦਿਆ।੧੩। 
/ਏਥੋ ਨੰ ਲਾਰਤੁੱਪ/ਨਆਨ ਦੇ ਤੂੰਆ ਗਲਾਹਤ੍ਹ ਦੇ ਮੰਤ ਝੂਪ ਅੰਭਾਦ ਦੇ ੨੮੪ਵ' ਲਾਰੜ੍ਹ ਦੀ ਨਆਮਤ 
ਭਾ ਲਭ _ਹੈ/ _੭੮੧/ ੪੩੮੯/ ਲਲਦਾ/ 
ਚੱਪਲਾਂ 


ਅਮੀ ਕਰਨ ਨਾਂ ਦਾ ਇਕ ਰਾਜਾ ਸੁਣਿਆ ਸੀ ਜਿਸ ਦੇ ਘਰ ਅਮਰ ਕਲਾ ਨਾਂ ਦੀ 
ਇਸਤਰੀ _ਸੀ। (ਉਹ) _ਸਿਰਾਜ ਗੜ੍ਹ _ਉਤੇ ਰਾਜ _ਕਰਦਾ _ਸੀ। (ਇਸ ਲਈ _ਉਹ) ਜਗਤ 
ਵਿਚ _'ਸੀਰਾਜੀ”` ਦੇ ਨਾਂ ਨਾਲ ਬੁਲਾਇਆ ਜਾਂਦਾ _ਸੀ।੧। 

ਅਸੁਰ ਕਲਾ ਉਸ ਦੀ ਦੂਜੀ ਰਾਣੀ ਸੀ ਜੋ ਰਾਤ ਦਿਨ ਰਾਜੇ ਦੇ ਹਿਰਦੇ ਵਿਚ ਵਸਦੀ 
ਸੀ। ਅਮਰ ਕਲਾ ਮਨ ਵਿਚ ਬਹੁਤ ਕ੍ਰੋਧ ਕਰਦੀ ਸੀ। ਅਸੁਰ ਕਲਾ ਨੂੰ ਰਾਜਾ ਨਿੱਤ ਬੁਲਾਉਂਦਾ 
ਸੀ।੨। 

(ਅਮਰ _ਕਲਾ ਰਾਣੀ ਨੇ) ਇਕ _ਬਨੀਏ ਨੂੰ ਬੁਲਾ ਲਿਆ ਅਤੇ ਉਸ ਨਾਲ ਕਾਮ-ਕ੍ਰੀੜਾ 
ਕੀਤੀ। ਉਸ ਪੁਰਸ਼ ਦਾ ਨਾਂ ਅਨੰਦ ਕੁਮਾਰ ਸੀ ਜਿਸ ਨਾਲ ਰਾਜੇ ਦੀ ਇਸਤਰੀ ਨੇ _ਸੈਯੋਗ 
ਕੀਤਾ _ਸੀ।੩। 

(ਉਸ ਨੇ) ਅਸੁਰ ਕਲਾ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ ਅਤੇ ਫਿਰ _ਪਤੀ 
ਦਸਿਆ ਕਿ ਤੇਰੀ ਇਸਤਰੀ ਮਰ ਗਈ ਹੈ। ਉਸ ਨੇ (ਅਰਥੀ ਦੇ) ਫਟੇ ਹੇਠਾਂ ਮਿਤਰ 
ਢਕ ਦਿੱਤਾ ਅਤੇ ਉਸ ਉਤੇ ਸੁੰਦਰ ਸਜਾਵਟ ਕਰ _ਦਿੱਤੀ।੪। 

ਤਖਦੇ ਹੇਠਾਂ ਮਿਤਰ ਲੁਕਾ ਦਿੱਤਾ ਅਤੇ ਉਸ ਉਤੇ ਸੌਂਕਣ ਦੀ ਲੋਥ ਪਾ ਦਿੱਤੀ। (ਇਸ 
ਗੱਲ ਦਾ) ਭੇਦ ਅਭੇਦ ਕਿਸੇ ਨੇ ਨ ਵਿਚਾਰਿਆ। ਇਸ ਛਲ ਨਾਲ ਆਪਣੇ ਯਾਰ ਨੂੰ 
(ਬਾਹਰ) ਕਢ _ਦਿੱਤਾ।੫। 
ਦੰਹਰਾ 

ਸੌਂਕਣ ਨੂੰ ਮਾਰ ਕੇ ਅਤੇ ਪਤੀ ਨੂੰ ਛਲ ਕੇ (ਆਪਣੇ) ਮਿਤਰ ਨੂੰ ਬਚਾ _ਲਿਆ। ਕਿਸੇ 
ਨੇ ਵੀ (ਇਸ ਗੌਲ ਦਾ) ਭੇਦ ਨ ਪਾਇਆ। ਅਮਰ ਕੁਮਾਰੀ (ਸਚਮੁਚ) ਧੰਨ ਹੈ।੬। 

/ਏਥੇਂ ਗੰ ਗੰਰੇਤੁੰਪ/ਮਆਨ ਦੇ ਤਆ ਗਾਰੇਤੂ ਦੇ ਮੰਤ ਭੂਪ ਸਲਾਦ ਦੇ ੭੮੨ਵ' ਗਾਰਤੂ ਦੀ ਸਮ੫ਤ£ 

ਆਭਾ ਡ੍ਭ ਹੈ/ _੭੮੨/ ੫੩੯੫/ ਚਲਦਾ? 


0੨੧੨ 02੧੨ 


੨੮੯0 


ਸੀ _ਦਸਮ-ਗ੍ਰੰਥ ਸਾਹਿਬ 


ਚੱਲ? 
ਸਹਿਰ _ਪਲਾਊ ਏਕ ਨ੍ਰਿਪਾਰਾ। ਜਿਹ _ਧਨਿ ਭਰੇ ਸਕਲ _ਭੰਡਾਰਾ। 
ਕਿੰਨ੍ਹ ਮਤੀ _ਤਿਹਾ ਰਾਜ _ਦੁਲਾਰੀ। _ਜਾਨੁਕ ਚੰਦੂ _ਲਈ _ਉਜਿਯਾਰੀ। _੧। 


ਬਿਕਰਮ ਸਿੰਘ ਸਾਹੁ ਸੁਤ ਇਕ ਤਹ। ਜਾ ਸਮ ਸੁੰਦਰ ਦੁਤਿਯ ਨ ਮਹਿ ਮਹ। 
ਅਪੁਮਾਨ ਤਿਹ ਪੂਭਾ _ਬਿਰਾਜੈ। _ਸੁਰ ਨਰ ਅਸੁਰ ਨਿਰਖਿ ਮਨ _ਲਾਜੈ। _੨। 
ਕਿੰਨ੍ਹ ਮਤੀ ਵਾ ਸੋ ਹਿਤ ਕਿਯੌ। ਤਾਹਿ ਬੋਲਿ ਗ੍ਰਿਹ ਅਪਨੇ ਲਿਯੋ। 
ਕਾਮ ਭੋਗ ਤਾ ਸੌ ਦ੍ਰਿੜ ਕਿਯਾ। ਚਿਤ ਕੋ ਸੋਕ ਦੂਰਿ ਕਰ ਦਿਯਾ। ੩। 


ਰਾਨੀ ਭੋਗ ਮਿਤ੍ਰ ਕੋ ਰਸਿ ਕੈ। ਇਹ ਬਿਧਿ ਬਚਨ ਬਖਾਨ੍ਯੋ _ਹਸਿ ਕੈ। 
ਤੁਮ ਹਮ ਕਹ ਲੈ ਸੰਗ ਸਿਧਾਵਹੁ। ਪਿਯ ਚਰਿਤ੍ਰ ਕਛੁ _ਐਸ _ਬਨਾਵਹੁ। ੪। 


ਮਿਤ੍ਰ _ਕਹਿਯੋ_ਮੈ ਕਹੋ ਸੁ ਕਰਿਯਹੁ। ਭੇਦ ਪੁਰਖ ਦੂਸਰ ਨ _ਉਚਰਿਯਹੁ। 
ਰੁਦੂ ਭਵਨ ਪੁਜਨ ਤੁਮ ਜੈ ਹੋ। ਤਬ ਹੀ ਹਿਤੂ ਹਿਤੂ ਕਹ ਪੈ ਹੋ। ੫। 


ਪਤਿ ਤਨ ਭਾਖਿ ਦੇਹਰੇ ਗਈ। ਤਹ ਤੇ ਜਾਤ ਮਿਤ੍ਰ ਸੰਗ ਭਈ। 
ਕਿਨਹੂੰ ਪੁਰਖ ਭੇਦ ਨਹਿ _ਜਾਨਾ। ਅਸ ਰਾਜਾ ਤਨ ਬਚਨ _ਬਖਾਨਾ। ੬। 


ਰਾਨੀ ਰੁਦੂ ਭਵਨ ਜਬ _ਗਈ। ਸਿਵ ਜੂ ਬਿਖੈ ਲੀਨ ਸੋ _ਭਈ। 
ਤਿਨ ਸਾਜੁਜ ਮੁਕਤਿ ਕਹ ਪਾਯੋ। _ਜਨਮ ਮਰਨ ਕੋ ਤਾਪ _ਮਿਟਾਯੋ। _੭। 


ਨ੍ਹਿਪ ਸੁਨਿ ਰੁਦੂ ਭਗਤਿ _ਅਨੁਰਾਗਾ। _ਧਨਿ _ਧਨਿ _ਤ੍ਰਿਯਹਿ _ਬਖਾਨਨ _ਲਾਗਾ। 
ਦੁਹਕਰ ਕਰਮ ਕੀਆ ਜਿਨ ਦਾਰਾ। ਪਲਿ ਪਲਿ ਪ੍ਰਤਿ ਤਾ ਕੇ ਬਲਿਹਾਰਾ। ੮। ੧। 


/ਛੰਤਾ ਨੰ ਗਾਹਤ੍ਹ ਪਲ੍ਯਾਨੋ ਤਰਲਾ ਯਾਹੜ੍ਹੇ ਨੰ ਝੂਪ ਸੰਝਾਦੇ ਲੋਇ ਸੌਂ ਤਰਾਨੀ ਹੜ੍ਹ ਨਆਮਤਨਆ 
ਤਤ ਭਨ ਸ੍ਤ/ ੨੮੨੩੪ ੫੪6=/ ਚਲਦਾ 
ਚੱਪਣਾ 
ਦਛਨਿ ਸੈਨ _ਦਛਨੀ _ਰਾਜਾ। _ਦਛਨਿ ਦੇ ਰਾਨੀ _ਸਿਰਤਾਜਾ। 
ਜਾ ਸਮ ਔਰ ਨ ਦੂਜੀ ਰਾਨੀ। ਦਛਿਨ ਵਤੀ ਬਸਤ _ਰਜਧਾਨੀ। _੧। 


ਦਛਿਨੀ ਰਾਇ ਏਕ _ਤਹ _ਚਾਕਰ। ਰੂਪਮਾਨ ਜਨੁ _ਦੁਤਿਯ _ਦਿਵਾਕਰ। 
ਤਾ ਕੀ ਜਾਤ ਪ੍ਰਭਾ ਨਹਿ _ਕਹੀ। _ਜਾਨੁਕ ਫੂਲਿ ਚੇਬੇਲੀ ਰਹੀ। ੨। 


ਰੂਪ ਤਵ ਕੋ ਦਿਪਤ ਅਪਾਰਾ। _ਤਿਹ ਆਗੇ _ਕ੍ਯਾ ਸੂਰ _ਬਿਚਾਰਾ। 
ਸੋਭਾ ਕਹੀ ਨ __ਹਮਤੇ ਜਾਈ। ਸਕਲ ਤ੍ਰਿਯਾ _ਲਖਿ ਰਹਤ _ਬਿਕਾਈ। _੩। 


ਚਰਿਤ੍ਰ ਪਾਖਿਆਨ ੨੯੧ 


ਚੱਪਣ/ 

ਪਲਾਊ ਨਾਂ ਦੇ ਨਗਰ ਵਿਚ ਇਕ ਰਾਜਾ ਸੀ ਜਿਸ ਦੇ ਸਾਰੇ ਭੰਡਾਰ ਧਨ ਨਾਲ ਭਰੇ 
ਰਹਿੰਦੇ ਸਨ। ਕਿੰਨ੍ਹ ਮਤੀ ਉਸ ਦੀ ਰਾਣੀ ਸੀ, ਮਾਨੋ ਚੰਦੂਮਾ ਨੇ (ਉਸ ਪਾਸੋਂ) ਪੁਕਾਸ਼ ਲਿਆ 
ਹੋਂਵੇ।੧। 

ਉਥੇ ਬਿਕਰਮ ਸਿੰਘ ਨਾਂ ਦੀ ਇਕ ਸ਼ਾਹ ਦਾ ਪੁੱਤਰ ਸੀ, ਜਿਸ ਵਰਗਾ _ਧਰਤੀ ਉਤੇ 
ਕੋਈ ਹੋਰ ਸੁੰਦਰ ਨਹੀਂ ਸੀ। ਉਸ ਦੀ ਅਸੀਮ ਸ਼ੋਭਾ ਸ਼ੋਭਦੀ ਸੀ (ਜਿਸ ਨੂੰ) ਵੇਖ ਕੇ ਦੇਵਤੇ, 
ਦੈਂਤ ਅਤੇ _ਮੌਨੁਖ _ਮਨ ਵਿਚ _ਸ਼ਰਮਾਉਂਦੇ _ਸਨ।੨। 

ਕਿੰਨ੍ਹ ਮਤੀ ਨੇ ਉਸ ਨਾਲ ਪ੍ਰੇਮ ਪਾਲ ਲਿਆ ਅਤੇ ਉਸ ਨੂੰ ਆਪਣੇ ਘਰ ਬੁਲਾ 
ਲਿਆ। _ਉਸ ਨਾਲ ਚੰਗੀ ਤਰ੍ਹਾਂ ਕਾਮ ਭੋਗ ਕੀਤਾ ਅਤੇ ਦਿਲ ਦਾ ਦੁਖ ਦੂਰ _ਕਰ ਦਿੱਤਾ।੩। 

ਰਾਣੀ ਨੇ ਮਿਤਰ ਦੇ ਭੋਗ ਵਿਚ ਮਗਨ ਹੋ. ਕੇ ਅਤੇ ਹਸ ਕੇ ਇਸ ਤਰ੍ਹਾਂ ਇਸ ਤਰ੍ਹਾਂ 
ਗੌਲ ਕੀਤੀ। ਤੂੰ ਮੈਨੂੰ ਨਾਲ ਲ! ਕੇ ਇਥੋਂ ਚਲਾ ਜਾ। ਹੇ ਪ੍ਰੀਤਮ! ਕੁਝ ਇਸ ਤਰ੍ਹਾਂ ਦਾ ਚਰਿਤ੍ਰ 
ਕਰ।੪। 


ਮਿਤਰ ਨੇ ਕਿਹਾ ਜੋ ਮੈਂ ਕਹਾਂਗਾ, ਉਹੀ ਕਰਨਾ ਅਤੇ ਕਿਸੇ ਹੋਰ ਬੰਦੇ ਨੂੰ ਭੇਦ ਨ 
ਦਸਣਾ। ਜਦੋਂ ਤੂੰ ਰੁਦੂ ਦੇ ਮੰਦਿਰ ਵਿਚ ਪੂਜਾ ਲਈ ਜਾਵੇਂਗੀ, ਤਦੋਂ ਹੀ (ਤੂੰ) ਆਪਣੇ ਹਿਤੂ 
ਮਿਤਰ ਨੂੰ ਪ੍ਰਾਪਤ _ਕਰੇਂਗੀ।੫। 


ਰਾਣੀ ਜਦੋਂ ਰੁਦੁ ਦੇ ਮੰਦਿਰ ਵਿਚ ਗਈ ਤਾਂ ਸ਼ਿਵ ਜੀ ਵਿਚ ਹੀ ਲੀਨ ਹੋ ਗਈ। ਉਸ 
ਨੇ _'ਸਾਜੁਜ` (ਅਭੇਦ ਅਵਸਥਾ ਵਾਲੀ ਮੁਕਤੀ) ਨੂੰ ਪ੍ਰਾਪਤ ਕਰ _ਲਿਆ ਅਤੇ ਜਨਮ ਮਰਨ ਦੇ 
ਦੁਖ ਖ਼ਤਮ _ਕਰ _ਲਏ।੭। 

ਰਾਜਾ (ਇਹ ਗੌਲ) ਸੁਣ ਕੇ ਰੁਦੁ ਦੀ ਭਗਤੀ ਦਾ ਪ੍ਰੇਮੀ ਹੋ ਗਿਆ ਅਤੇ ਇਸਤਰੀ ਨੂੰ 
“ਧੰਨ ਧੰਨ” ਕਹਿਣ _ਲਗਾ। ਜਿਸ ਇਸਤਰੀ ਨੇ (ਇਤਨਾ) ਕਠਿਨ ਕੰਮ ਕੀਤਾ ਹੈ, ਉਸ ਉਤੋਂ 
ਪਲ ਪਲ ਬਲਿਹਾਰ ਹੋਣਾ ਚਾਹੀਦਾ ਹੈ।੮। 

/ਏਥੇਂ ਗੰ ਗੰਰੇਤੁੰਪ/ਮਿਆਨ ਦੇ ਤੁਆ ਗਾਰੇੜੂ ਦੇ ਮਹ ਭੂਪ ਸੰਬਾਦ ਦੇ ੭੮=ਵੇਂ' ਗਾਰਤੂ ਦੀ ਸਮ੫ਤ£ 

ਆਭਾ ਲਭ _ਹੰ/ ੨੭੮=/ ੫862/ ਚਲਦਾ? 


॥੨੧ 


1 


ਦੱਖਣ (ਦਿਸ਼ਾ) ਵਿਚ ਦਛਨਿ ਸੈਨ ਨਾਂ ਦਾ ਰਾਜਾ ਸੀ ਜੋ ਦਛਨਿ ਦੇ (ਦੇਈ) ਨਾਂ 
ਵਾਲੀ ਰਾਣੀ ਦਾ ਸਿਰਤਾਜ _ਸੀ। _ਉਸ ਵਰਗੀ ਕੋਈ ਦੂਜੀ ਰਾਣੀ ਨਹੀਂ _ਸੀ। ਉਹ _ਦਛਨਿਵਤੀ 
ਨਾਂ ਦੀ ਰਾਜਧਾਨੀ ਵਿਚ _ਰਹਿੰਦੀ ਸੀ।੧। 

ਉਥੇ ਦਛਿਨੀ ਰਾਇ ਨਾਂ ਦਾ ਇਕ ਨੌਕਰ ਸੀ। (ਉਹ ਬਹੁਤ) ਰੂਪਵਾਨ ਸੀ, ਮਾਨੋ ਦੂਜਾ 
ਹੋਵੇ 


ਸੂਰਜ । ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। (ਇੰਜ ਲਗਦਾ ਸੀ) 
ਮਾਨੋ _ਚੈਬੇਲੀ ਦਾ ਫੁਲ _ਹੋਵੇ।੨। 

ਉਸ ਦੇ ਰੂਪ ਦੀ ਅਪਾਰ ਚਮਕ _ਸਾਹਮਣੇ ਸੂਰਜ ਵਿਚਾਰਾ ਕੀ _ਸੀ। ਸਾਡੇ ਤੋਂ _(ਉਸ 
ਦੀ) ਸ਼ੋਭਾ _ਕਹੀ ਨਹੀਂ _ਜਾਂਦੀ। _ਸਾਰੀਆਂ ਇਸਤਰੀਆਂ ਉਸ ਨੂੰ ਵੇਖ ਕੇ _ਵਿਕੀਆਂ ਰਹਿ 


ਜਾਂਦੀਆਂ।ਤ। 


੨੯੨ 


ਸੀ _ਦਸਮ-ਗ੍ਰੰਥ ਸਾਹਿਬ 


ਰਾਨੀ ਦਰਸ ਤਵਨ ਕੋ ਪਾਯੋ। _ਪਠੈ _ਸਹਚਰੀ ਧਾਮ ਬੁਲਾਯੋ। 

ਕਾਮ ਕੇਲ ਤਾ ਸੌ ਹਸਿ ਮਾਨੀ। ਰਮਤ ਰਮਤ ਸਭ _ਨਿਸਾ _ਬਿਹਾਨੀ। ੪। 
ਜੈਸੇ ਹੁਤੋ ਨ੍ਰਿਪਤਿ ਕੇ _ਰੂਪਾ। ਤੈਸੋ ਤਾ ਕੋ _ਹੁਤੋ ਸਰੂਪਾ। 

ਜਾ ਸੋ ਅਟਕ ਕੁਅਰਿ ਕੀ ਭਈ। ਨ੍ਰਿਪ ਕੀ ਬਾਤ ਬਿਸਰਿ ਕਰਿ ਗਈ। ੫। 
ਤਾ ਸੌ ਹਿਤ ਰਾਨੀ ਕੋ ਭਯੋ। ਰਾਜਾ ਸਾਥ ਹੇਤੁ ਤਜਿ ਦਯੋ। 

ਮਦਰਾ _ਅਧਿਕ _ਨ੍ਰਿਪਤਿ ਕਹ ਪ੍ਯਾਯੋ। _ਰਾਜ _ਸਿੰਘਾਸਨ ਜਾਰ _ਬੈਠਾਯੋ। _੬। 
ਮਤ ਭਏ ਨ੍ਰਿਪ ਸੋ ਧਨ ਪਾਯੋ। _ਬਾਧਿ ਮਿਤ ਕੇ ਧਾਮ ਪਠਾਯੋ। 

ਤਾ ਕੋ ਪੂਜਾ ਨ੍ਰਿਪਤਿ ਕਰਿ ਮਾਨਾ। ਰਾਜਾ ਕਹ ਚਾਕਰ _ਪਹਿਚਾਨਾ। _੭। 


ਦੁਹੂੰਅਨ ਕੀ ਏਕੈ _ਅਨੁਹਾਰਾ। ਰਾਵ ਰੰਕ _ਨਹਿ ਜਾਤ _ਬਿਚਾਰਾ। 
ਤਾ ਕੌ ਲੋਗ ਨ੍ਰਿਪਤਿ ਕਰਿ ਮਾਨੈ। ਲਜਤ ਬਚਨ ਨ ਨ੍ਰਿਪਤਿ _ਬਖਾਨੈ। _੮। 


ਦੰਹਰਾ 
ਰੰਕ ਰਾਜ ਐਸੇ ਕਰਾ ਦਿਯਾ ਰੰਕ ਕੌ _ਰਾਜ। 
ਹ੍ੈ ਅਤੀਤ ਪਤਿ _ਬਨ _ਗਯੋ ਤਜਿ ਗਯੋ ਸਕਲ _ਸਮਾਜ। _੯। ੧। 
/ਲਾਤ ਗਨ ਯਾਰੇਤ੍ਰਾ ਪਲ੍ਯਨੇ /ਤੈਆਾ ਯਰੈਤ੍ਹੇ ਮੰਤ ਭੂਪ ਸਲਾਦ ਦੋਇ ਨੌਂ _ਲੌਰਾਲੀਂ ਲਾਰੇਤ ਆਤਮ 
ਗਤ ਨਭ#ਆ ਸਤ) ੨੮੬/ ੫85੨/ %ਫਰੀੰ/ 
ਭੁਸੰਨਾ ਪੁਯਾਤ ਛੰਦ 
ਹੁਤੋਂ ਏਕ ਰਾਜਾ ਪੂਜਾ ਸੈਨ ਨਾਮਾ। ਪੁਰਜਾ _ਪਾਲਨੀ ਧਾਮ ਤਾ ਕੇ ਸੁ ਬਾਮਾ। 
ਪੂਜਾ ਲੋਗ ਜਾ ਕੀ ਸਭੈ ਆਨਿ ਮਾਨੈ। ਤਿਸੈ ਦੂਸਰੋ ਜਾਨ ਰਾਜਾ _ਪੂਮਾਨੈ। ੧। 


ਸੁਧਾ ਸੈਨ ਨਾਮਾ ਰਹੈ ਭ੍ਰਿਤ ਤਾ ਕੇ। ਰਹੈ ਰੀਝਿ ਬਾਲਾ ਲਖੈ ਨੈਨ ਵਾ ਕੇ। 
ਨ ਹੂਹੈਹੈ ਨ ਹੈ ਨ ਬਿਧਾਤਾ ਬਨਾਯੋ। ਨਰੀ _ਨਾਗਨੀ ਗੰਧ੍ਹਬੀ ਕੋ_ਨ ਜਾਯੋ। ੨। 


ਚੱਪਲਾਂ 


ਬਨਿਕ ਏਕ _ਧਨਵਾਨ ਰਹਤ _ਤਹ। ਪੂਜਾ ਸੈਨ ਨ੍ਰਿਪ ਰਾਜ ਕਰਤ ਜਹ। 
ਸੁਮਤਿ ਮਤੀ ਤਾ ਕੀ ਇਕ ਕੰਨ੍ਯਾ। ਧਰਨੀ ਤਲ ਕੇ ਭੀਤਰ ਧੰਨ੍ਯਾ। _੩। 


ਸੁਧਾ ਸੈਨ ਤਿਨ ਜਬੈ ਨਿਹਾਰਾ। ਹਰਿ ਅਰਿ ਸਰ ਤਾ ਕੇ ਤਨ ਮਾਰਾ। 
ਪਠੌ _ਸਹਚਰੀ ਤਾਹਿ ਬੁਲਾਯੋ। ਸੋ ਨਰ ਧਾਮ ਨ ਵਾ ਕੇ ਆਯੋ। ੪। 


ਨਾਹਿ ਨਾਹਿ ਜਿਮਿ ਜਿਮਿ ਵਹ ਕਹੈ। _ਤਿਮਿ ਤਿਮਿ ਹਠਿ ਇਸਤ੍ਰੀ ਕਰ _ਗਹੈ। 
ਅਧਿਕ _ਦੂਤਕਾ ਤਹਾ ਪਠਾਵੈ। ਕ੍ਯੋਹੂੰ ਧਾਮ ਮਿਤ੍ਰ ਨਹਿ _ਆਵੈ। _੫। 


ਚਰਿਤ੍ਰ ਪਾਖਿਆਨ ੨੯੩ 


ਰਾਣੀ ਨੇ ਜਦੋਂ ਉਸ ਨੂੰ ਵੇਖਿਆ, ਤਾਂ ਦਾਸੀ ਨੂੰ ਭੇਜ ਕੇ ਘਰ ਬੁਲਾਇਆ। ਉਸ ਨਾਲ 
ਹਸ ਕੇ ਕਾਮ-ਕ੍ਰੀੜਾ ਕੀਤੀ ਅਤੇ _ਰਮਣ ਕਰਦਿਆਂ ਸਾਰੀ ਰਾਤ ਗੁਜ਼ਰ ਗਈ।੪। 

ਜਿਸ ਤਰ੍ਹਾਂ ਰਾਜੇ ਦਾ ਰੂਪ ਸੀ, ਉਸੇ ਤਰ੍ਹਾਂ ਦਾ ਉਸ ਦਾ ਸਰੂਪ ਸੀ। ਜਦ _ਉਸ ਨਾਲ 
ਰਾਣੀ ਦੀ ਪ੍ਰੀਤ ਹੋ ਗਈ, ਤਾਂ ਰਾਜੇ ਦੀ ਗੱਲ ਭੂਲਾ ਦਿੱਤੀ।੫। 

ਉਸ ਨਾਲ ਰਾਣੀ ਦਾ ਪ੍ਰੇਮ ਹੋ ਗਿਆ ਅਤੇ ਰਾਜੇ ਨਾਲ ਹਿਤ ਕਰਨਾ ਛਡ _ਦਿੱਤਾ। 
(ਉਸ ਨੇ) ਰਾਜੇ ਨੂੰ ਬਹੁਤ _ਸ਼ਰਾਬ _ਪਿਲਾਈ _ਅਤੇ _ਰਾਜ _ਸਿੰਘਾਸਨ ਉਤੇ ਯਾਰ ਨੂੰ ਬਿਠਾ 
ਦਿੱਤਾ।੬। 

ਬੇਹੋਸ਼ ਹੋਏ ਰਾਜੇ ਤੋਂ ਧਨ ਖੋਹ ਲਿਆ ਅਤੇ (ਉਸ ਨੂੰ) ਬੰਨ੍ਹ ਕੇ ਮਿਤਰ ਦੇ ਘਰ ਭਜ 
ਦਿੱਤਾ। ਉਸ (ਨੌਕਰ) ਨੂੰ ਪੂਜਾ ਨੇ ਰਾਜਾ ਕਰ ਕੇ ਮੰਨਿਆ ਅਤੇ ਰਾਜੇ ਨੂੰ ਨੌਕਰ ਸਮਝ 
ਲਿਆ।੭। 

ਦੋਹਾਂ ਦੀ ਇਕੋ ਜਿਹੀ ਨੁਹਾਰ ਸੀ। (ਦੋਹਾਂ) ਰਾਜੇ ਅਤੇ ਨੌਕਰ (ਵਿਚ ਕੋਈ ਭੇਦ) 
ਵਿਚਾਰਿਆ ਨਹੀਂ ਜਾ ਸਕਦਾ ਸੀ। ਉਸ ਨੂੰ ਲੋਕੀਂ ਰਾਜਾ ਕਰ ਕੇ ਮੰਨਦੇ ਸਨ ਅਤੇ ਲਜਾ ਦਾ 
ਮਾਰਿਆ ਰਾਜਾ ਕੁਝ _ਨਹੀਂ ਬੋਲਦਾ _ਸੀ।੮। 
ਦੰਹਰਾ 

ਇਸ ਤਰ੍ਹਾਂ ਰੰਕ ਨੂੰ ਰਾਜਾ ਕਰ ਦਿੱਤਾ ਅਤੇ ਰੰਕ ਨੂੰ ਰਾਜ ਦੇ ਦਿੱਤਾ। ਪਤੀ (ਰਾਜਾ) 


ਸਾਰੇ ਰਾਜ-ਸਮਾਜ ਨੂੰ ਛਡ ਕੇ ਅਤੇ ਸਾਧ ਬਣ ਕੇ ਬਨ ਵਿਚ ਚਲਾ ਗਿਆ।੯। 


/ਏਥੋ ਨੰ ਲਾਰਤੁੱਪ/ਨਆਨ ਦੇ ਤੂੰਆ ਗਾਰੜ੍ਹ ਦੇ ਮੰਡੀ ਝੂਪ ਸੰਭਾਦ ਦੇ ੨੮੬ਵ' ਗਾਰੜ੍ਹ ਦੀ ਨਆਪਤੀ 
ਭ ਲਭ _ਹ/ _ 2੨੮੬/ ੫੪5੨/ ਚਲਦਾ/ 


ਭੁਸੰਗਾ ਪੁਯਾਤ ਛੰਦ 

ਪੂਜਾ ਸੈਨ ਨਾਂ ਦਾ ਇਕ ਰਾਜਾ ਹੁੰਦਾ ਸੀ। ਉਸ ਦੇ ਘਰ ਪੂਜਾ ਪਾਲਨੀ ਨਾਂ 
ਇਸਤਰੀ ਸੀ। ਪੂਜਾ ਦੇ ਸਾਰੇ ਲੋਗ ਉਸ _ਦੀ ਅਧੀਨਗੀ ਮੰਨਦੇ ਸਨ ਅਤੇ ਉਸ ਨੂੰ 
ਰਾਜਾ ਸਮਝਦੇ _ਸਨ।੧। 

ਉਸ ਕੋਲ ਇਕ ਸੁਧਾ ਸੈਨ ਨਾਂ ਦਾ ਨੌਕਰ ਸੀ। ਉਸ ਦੇ ਨੈਣਾਂ ਨੂੰ ਵੇਖ 
ਹੋ ਗਈ। (ਉਸ ਵਰਗਾ) ਨ ਕੋਈ ਹੋਇਆ ਹੈ, ਨ ਕੋਈ ਹੈ ਅਤੇ ਨ ਹੀ _ਵਿਧਾਤਾ ਨੇ ਬਣਾਇਆ 
ਹੈ। ਕਿਸੇ ਨਰੀ, ਨਾਗਨੀ ਜਾਂ _ਗੰਧਰਬੀ ਨੇ (ਇਸ ਪੁਕਾਰ ਦਾ ਬੰਦਾ) ਪੈਦਾ ਨਹੀਂ ਕੀਤਾ ਹੈ।੨। 
ਚੱਪਣਾ 

ਜਿਥੇ ਪੁਜਾ ਸੈਨ ਰਾਜਾ ਰਾਜ ਕਰਦਾ ਸੀ, ਉਥੇ ਇਕ _ਧਨਵਾਨ _ਬਨੀਆ ਰਹਿੰਦਾ ਸੀ। 
ਉਸ ਦੀ ਸੁਮਤਿ ਮਤੀ ਨਾਂ ਇਕ ਕਨਿਆ ਸੀ ਜੋ ਧਰਤੀ ਉਤੇ ਧੈਨ _ਸੀ।੩। 

ਸੁਧਾ ਸੈਨ ਨੂੰ ਜਦ ਨੇ ਵੇਖਿਆ ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ 
ਮਾਰਿਆ। (ਉਸ ਨੇ) ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾਇਆ। ਪਰ ਉਹ ਪੁਰਸ਼ ਉਸ ਦੇ ਘਰ 
ਨ ਆਇਆ।੪। 

ਜਿਵੇਂ ਜਿਵੇਂ ਉਹ ਨਾਂਹ ਨਾਂਹ ਕਰਦਾ ਸੀ, _ਤਿਵ' ਤਿਵੇਂ ਇਸਤਰੀ ਦਾ ਹੋ 
ਵਧਦਾ ਜਾਂਦਾ ਸੀ। (ਉਸ ਨੇ) ਬਹੁਤ ਸਾਰੀਆਂ _ਦਾਸੀਆਂ ਉਸ ਵਲ ਭੇਜੀਆਂ, 
(ਉਹ) ਮਿਤਰ ਉਸ ਦੇ ਘਰ ਨ ਆਇਆ।੫। 


੨੮੯੪ 


ਸੀ _ਦਸਮ-ਗ੍ਰੰਥ ਸਾਹਿਬ 


ਜ੍ਯੋ _ਜ੍ਯੋ ਮਿਤ ਨ ਆਵੈ ਧਾਮਾ। ਤ੍ਯੋ _ਤ੍ਯੋ ਅਤਿ ਬ੍ਯਾਕੁਲ ਹ੍ਹੈ _ਬਾਮਾ। 
ਬਹੁ _ਦੂਤਿਨ ਤੇ ਧਾਮ ਲੁਟਾਵੈ। ਪਲ ਪਲ ਪਤਿ ਤਿਹ ਧਾਮ ਪਠਾਵੈ। ੬। 


ਸਾਹ ਸੁਤਾ ਬਹੁ ਬਿਧਿ ਕਰਿ ਹਾਰੀ। ਸੁਧਾ ਸੈਨ ਸੌ ਭਈ ਨ ਯਾਰੀ। 
ਤਬ ਅਬਲਾ ਇਹ ਮੰਤ੍ਰ ਪਕਾਯੋ। ਇਕ ਦੂਤੀ ਕਹ ਤਹਾ ਪਠਾਯੋ। _੭। 


ਚਲੀ ਚਲੀ ਸਹਚਰਿ ਤਹ ਗਈ। ਜਿਹ ਗ੍ਰਿਹ ਸੁਧਿ ਮਿਤਵਾ ਕੀ ਭਈ। 
ਪਕਰਿ _ਭੁਜਾ ਤੇ ਸੋਤ ਜਗਾਯੋ। ਚਲਹੁ _ਅਬੈ ਨ੍ਰਿਪ ਤ੍ਰਿਯਹਿ ਬੁਲਾਯੋ। ੮। 


ਮੂਰਖ ਕਛੂ _ਬਾਤ ਨਹਿ _ਪਾਈ। _ਸਹਚਰਿ _ਤਹਾ ਸੰਗ ਕਰਿ ਲ੍ਯਾਈ। 
ਬੈਠੀ ਸੁਤਾ ਸਾਹੁ ਕੀ ਜਹਾ। ਲੈ ਆਈ ਮਿਤਵਾ ਕਹ ਤਹਾ। ੯। 


ਵਹਿ ਮੂਰਖ ਐਸੇ ਜਿਯ _ਜਾਨਾ। ਸਾਹੁ ਸੁਤਾ ਕੋ _ ਛਲ ਨ _ਪਛਾਨਾ। 
ਰਾਨੀ ਅਟਕਿ ਸੁ ਮੁਹਿ ਪਰ ਗਈ। _ਤਾ ਤੇ ਹਮੈ ਬੁਲਾਵਤ ਭਈ। _੧0। 


ਤਾ ਕੇ ਸਾਥ ਭੋਗ ਮੈ ਕਰਿ ਹੋ। ਭਾਤਿ ਭਾਤਿ ਕੇ ਆਸਨ ਧਰਿ ਹੋ। 
ਨ੍ਹਿਪ ਨਾਰੀ ਕਹਿ ਅਧਿਕ ਰਿਝੈ ਹੋ। ਜੋ ਮੁਖਿ ਮੰਗਿ ਹੋ ਸੋਈ ਪੈ ਹੋ। ੧੧। 


ਸਾਹ ਸੁਤਾ ਸੋ ਕੀਨਾ ਸੰਗਾ। ਲਖਤ ਭਯੋ _ਨ੍ਰਿਪ ਕੀ ਅਰਧੰਗਾ। 
ਮੂਰਖ ਭੇਦ ਅਭੇਦ ਨ ਪਾਯੋ। ਇਹ _ਛਲ _ਅਪੁਨੋ ਮੂੰਡ ਮੁਡਾਯੋ। _੧੨। 


ਦੰਹਰਾ 
ਸਾਹੁ ਸੁਤਾ ਕੌ _ਨ੍ਰਿਪ ਤ੍ਰਿਯਾ ਜਾਨਤ ਭਯੋ ਮਨ ਮਾਹਿ। 
ਹਰਖ ਮਾਨ ਤਾ ਕੋ ਭਜਾ ਭੇਵ ਪਛਾਨਾ ਨਾਹਿ। ੧੩। ੧ 


/ਏੰਤਾ ਨੰ ਯਾਚੇਤ੍ਹ ਪਲੂਯਾਨੋ ਤਰਲਾ ਲਾਰਤ੍ਹੇ ਮਹ ਭੂਪ ਸੰਭਾਦੇ ਲੋਇ ਸੈਂ ਪਾਲੀ ਲਾਂਨਤ_ ਸਆਖਤਮ 
ਡਾ ਲਭ” ਸ੍ਤ/ ੨੮੫/ ੫8੨੫/ ਆ#ਫਲੁੰ/ 


ਭੁਸੰਨਾ ਪੁਯਾਤ ਛੱਟ 
ਦਿਸਾ ਬਾਰੁਣੀ ਮੈ ਰਹੈ ਏਕ ਰਾਜਾ। ਸੁ ਵਾ ਤੁਲਿ ਦੂਜੋ ਬਿਧਾਤੈ ਨ ਸਾਜਾ। 
ਬਿਖ੍ਯਾ ਨਾਮ ਤਾ ਕੀ ਸੁਤਾ ਏਕ ਸੋਹੈ। _ਸੁਰੀ ਆਸੁਰੀ ਨਾਗਿਨੀ ਤੁਲਿ ਕੋ _ਹੈ। ੧। 


ਪ੍ਰਭਾ ਸੈਨ ਨਾਮਾ ਰਹੈ ਤਾਹਿ _ਤਾਤਾ। ਤਿਹੂੰ ਲੋਕ ਮੈ _ਬੀਰ ਬਾਂਕੋ ਬਿਖ੍ਯਾਤਾ। 
ਤਹਾ ਏਕ ਆਯੋ ਬਡੋ _ਛਤ੍ਰਧਾਰੀ। _ਸਭੈ _ਸਸਤੂ _ਬੇਤਾ ਸੁ _ਬਿਦ੍ਯਾਧਿਕਾਰੀ। _੨। 


ਪ੍ਰਭਾ ਸੈਨ ਆਯੋ ਜਹਾ ਬਾਗ ਨੀਕੋ। ਪ੍ਰਭਾ ਹੇਰਿ ਜਾ ਕੀ ਬਢ੍ਰਯੋ ਨੰਦ ਜੀਕੋ। 
ਤਹਾ ਬੋਲਿ ਸੂਰਹਿ ਰਥਹਿ ਠਾਢ ਕੀਨੋ। ਪਿਯਾਦੇ ਭਯੇ ਪੈਂਡ ਤਾ ਕੋ ਸੁ ਲੀਨੋ। ੩। 


ਚਰਿਤ੍ਰ ਪਾਖਿਆਨ ੨੯੫ 


ਜਿਉਂ ਜਿਉਂ ਉਹ ਮਿਤਰ _ਘਰ ਨਹੀਂ ਆ ਰਿਹਾ ਸੀ, ਤਿਉਂ ਤਿਉਂ ਉਹ ਇਸਤਰੀ 
ਬਹੁਤ ਵਿਆਕੁਲ ਹੁੰਦੀ ਜਾਂਦੀ _ਸੀ। _(ਉਹ) _ਦਾਸੀਆਂ ਉਤੇ ਬਹੁਤ ਘਰ _(ਭਵਾ! ਧਨ) ਲੁਟਾ 
ਰਹੀ ਸੀ ਅਤੇ ਪਲ ਪਰਤਿਪਲ ਉਸ ਦੇ ਘਰ _(ਦਾਸੀਆਂ ਨੂੰ) _ਭੇਜਦੀ ਰਹਿੰਦੀ ਸੀ।੬। 

ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ _ਹਾਰ ਗਈ, ਪਰ ਸੁਧਾ ਸੈਨ ਨਾਲ ਉਸ ਦੀ 
ਯਾਰੀ ਨ ਹੋ ਸਕੀ। ਤਦ (ਉਸ) ਅਬਲਾ ਨੇ ਇਹ ਵਿਚਾਰ ਕੀਤਾ ਅਤੇ ਇਕ ਦੂਤੀ ਨੂੰ ਉਸ 
ਕੋਲ ਭੇਜਿਆ।੭। 

ਉਹ _ਦਾਸੀ ਚਲਦੀ ਚਲਦੀ ਉਥੇ ਗਈ ਜਿਸ ਘਰ ਵਿਚ ਉਸ ਮਿਤਰ ਦੇ ਹੋਣ ਦਾ 
ਪਤਾ _ਲਗਿਆ। _ਉਸ ਨੇ ਸੁਤੇ ਹੋਏ ਨੂੰ ਬਾਹੋਂ ਪਕੜ ਕੇ ਉਠਾਇਆ (ਅਤੇ ਕਿਹਾ--) ਚਲੋ, 
ਤੁਹਾਨੂੰ ਰਾਜੇ _ਦੀ ਇਸਤਰੀ (ਰਾਣੀ) ਨੇ ਬੁਲਾਇਆ ਹੈ।੮। 

ਮੂਰਖ ਨੇ ਕੁਝ _ਗੌਲ ਨ _ਸਮਝੀ। ਦਾਸੀ ਉਸ ਨੂੰ ਨਾਲ ਲੈ ਆਈ। ਜਿਥੇ ਸ਼ਾਹ ਦੀ 
ਪੁੱਤਰੀ ਬੈਠੀ ਸੀ, ਉਥੇ ਮਿਤਰ ਨੂੰ ਲੈ ਆਈ।੯। 

ਉਸ ਮੂਰਖ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਅਤੇ ਸ਼ਾਹ ਦੀ ਪੁੱਤਰੀ ਦਾ ਛਲ ਨ 
ਸਮਝਿਆ। (ਉਸ ਨੇ ਸੋਚਿਆ ਕਿ) ਰਾਣੀ ਮੇਰੇ ਉਤੇ ਮੋਹਿਤ ਹੋ ਗਈ ਹੈ, ਇਸ ਲਈ (ਉਸ 
ਨੇ) ਮੈਨੂੰ ਬੁਲਾਇਆ ਹੈ।੧0। 

ਰਾਣੀ ਨਾਲ ਸੈ ਭੋਗ ਕਰਾਂਗਾ _ਅਤੇ ਭਾਂਤ ਭਾਂਤ ਦੇ ਆਸਣ _ਧਰਾਂਗਾ। ਰਾਜੇ ਦੀ 
ਪਤਨੀ ਨੂੰ ਬਹੁਤ ਪ੍ਰਸੰਨ ਕਰਾਂਗਾ ਅਤੇ _ਜੋ_ ਮੂੰਹੋਂ _ਮੰਗਾਂਗਾ, ਉਹੀ ਪ੍ਰਾਪਤ _ਕਰਾਂਗਾ।੧੧। 

(ਉਸ ਨੇ) ਸ਼ਾਹ ਦੀ ਪੁੱਤਰੀ ਨਾਲ ਸੈਯੋਗ ਕੀਤਾ ਅਤੇ ਉਸ ਨੂੰ ਰਾਜੇ ਦੀ ਇਸਤਰੀ 
ਸਮਝਣ _ਲਗਾ। _(ਉਸ) ਮੂਰਖ ਨੇ ਭੇਦ ਅਭੇਦ ਨ ਪਛਾਣਿਆ ਅਤੇ ਇਸ ਛਲ ਨਾਲ 
ਆਪਣਾ _ਸਿਰ _ਮੁੰਨਵਾ ਲਿਆ (ਭਾਵ ਆਪਣੇ ਆਪ ਨੂੰ _ਛਲਵਾ _ਲਿਆ)।੧੨। 
ਦੰਹਰਾ 

ਸ਼ਾਹ ਦੀ ਪੁੱਤਰੀ ਨੂੰ ਮਨ ਵਿਚ ਰਾਜੇ ਦੀ ਪਤਨੀ ਸਮਝਦਾ ਸੀ ਅਤੇ ਪ੍ਰਸੰਨ ਹੋ ਕੇ 
ਉਸ ਨਾਲ _ਰਮਣ ਕਰਦਾ _ਸੀ। _ਪਰ ਉਸ ਨੇ ਭੇਦ ਨੂੰ ਨਹੀਂ ਪਛਾਣਿਆ।੧੩। 

/ਏਥੋ ਨੰ ਲਾਠਤੁੱਪ/ਨਆਨ ਦੇ ਤੂੰਆ ਗਾਰੜ੍ਹ ਦੇ ਨੰਹਾਂ ਭੂਪ ਸੰਝਾਦ ਦੇ ੨੮੫ਵ' ਗਾਠਤ੍ਹ ਦੀ ਨਆਘਤਨ 

ਨਾ ਲਭ _ਹੰ/ ੨੮੫/ ੫੪੨੦੫/ ਚਲਦਾ/ 


ਭੁਸੰਗਾ ਪੁਯਾਤ ਛੰਦ 

ਬਾਰੁਣੀ (ਪੌਛਮ) ਦਿਸ਼ਾ ਵਿਚ ਇਕ ਰਾਜਾ ਰਹਿੰਦਾ _ਸੀ। ਉਸ ਵਰਗਾ ਦੂਜਾ (ਰਾਜਾ) 
ਵਿਧਾਤਾ ਨੇ ਨਹੀਂ ਸਾਜਿਆ _ਸੀ। ਬਿਖਿਆ ਨਾਂ ਦੀ ਉਸ ਦੀ ਇਕ ਲੜਕੀ ਸ਼ੋਭਦੀ ਸੀ। 
(ਉਸ ਦੇ) ਬਰਾਬਰ ਦੇਵ, ਦੈਂਤ ਜਾਂ ਨਾਗ ਇਸਤਰੀ, ਕੋਈ ਵੀ ਨਹੀਂ _ਸੀ।੧। 

ਪ੍ਰਭਾ ਸੈਨ ਨਾਂ ਦਾ ਉਸ ਦਾ ਪਿਤਾ (ਉਥੇ) ਰਹਿੰਦਾ ਸੀ ਜੋ ਤਿੰਨਾਂ ਲੋਕਾਂ ਵਿਚ ਬਾਂਕੇ 
ਸੂਰਵੀਰ ਵਜੋਂ _ਪੂਸਿੱਧ _ਸੀ। _ਉਥੇ ਇਕ ਵੱਡਾ ਛਤ੍ਰਧਾਰੀ (ਰਾਜਾ) ਆਇਆ ਜੋ _ ਸਾਰੇ ਸ਼ਸਤਰਾਂ 
ਵਿਚ ਮਾਹਿਰ ਸੀ ਅਤੇ ਵਿਦਿਆ ਦਾ ਪੂਰਾ ਅਧਿਕਾਰੀ _ਸੀ।੨। 

(ਇਕ ਵਾਰ) ਪੁਭਾ ਸੈਨ (ਉਥੇ) ਆਇਆ ਜਿਥੇ ਸੁੰਦਰ ਬਾਗ਼ ਸੀ। ਉਸ (ਬਾਗ) ਦੀ 
ਸੁੰਦਰਤਾ ਨੂੰ ਵੇਖ ਕੇ (ਰਾਜੇ ਦਾ) ਮਨ ਪ੍ਰਸੰਨ ਹੋ ਗਿਆ। ਸੂਰਮਿਆਂ ਨੂੰ ਕਹਿ ਕੇ ਉਥੇ ਰਥ 
ਰੁਕਵਾਇਆ ਅਤੇ _ਬਾਗ਼ ਦੇ _ਰਸਤੇ ਉਤੇ ਪੈਦਲ ਚਲ _ਸਪਿਆ।੩। 


੨੮੯੬ 


ਸੀ_ਦਸਮ-ਗੁੁੰਥ ਸਾਹਿਬ 


ਜਬੈ ਬਾਗ _ਨੀਕੋ _ਸੁ_ਤੌਨੋ ਨਿਹਾਰਿਯੋ। ਇਹੈ ਆਪਨੇ ਚਿਤ ਮਾਹੀ _ਬਿਚਾਰਿਯੋ। 
ਕਛੂ ਕਾਲ ਈਹਾ ਅਬੈ ਸੈਨ ਕੀਜੈ। ਘਰੀ ਦ੍ਰੈਕ ਕੌ ਗ੍ਰਾਮ ਕੋ ਪੰਥ _ਲੀਜੈ। ੪। 


੨ <.%. 


ਸੋਕ ਖੋਯੋ। 
ਸੁਧਿ ਤੌਨੇ ਨ ਪਾਈ। ੫। 


ਖਰੇ ਬਾਜ ਕੀਨੇ ਘਰੀ ਦ੍ਰੈਕ ਸੋਯੋ। ਸਭੈ ਆਪਨੇ ਚਿਤ ਕੋ 
ਤਹਾ ਰਾਜ ਕੰਨ੍ਯਾ ਬਿਖ੍ਯਾ ਨਾਮ _ਆਈ। ਬਿਲੋਕ੍ਯੋ ਤਿਸੈ 


ਤਬੈ ਰਾਜ ਕੰਨ੍ਯਾ ਹਿਰਦੈ ਯੌ_ਬਿਚਾਰਿਯੋ। ਪ੍ਰਭਾ ਸੈਨ ਕੌ ਸੋਵਤੇ ਜੌ _ਨਿਹਾਰਿਯੋ। 
ਤ੍ਰਿਯਾ ਮੈ ਇਸੀ ਕੀ ਇਹੈ ਨਾਥ ਮੇਰੋ। ਬਰੌਗੀ ਇਸੈ ਮੈ ਭਈ ਆਜੁ ਚੇਰੋ। ੬। 


ਇਸੀ ਕੋ ਬਰੌ ਕੈ _ਤਜੌ _ਰਾਜਧਾਨੀ। 
ਇਹੈ ਚੰਚਲਾ ਚਿਤ ਮਾਹੀ _ਬਿਚਾਰੀ। _੭। 


ਨ੍ਰਿਸੈਸੈ ਇਹੈ ਚਿਤ ਮੈ ਬਾਲ ਆਨੀ। 
ਤਹਾ ਏਕ ਪਤ੍ਰੀ ਸੁ _ਡਾਰੀ ਨਿਹਾਰੀ। 
ਚਹਿਯੋ ਪੜ੍ਹਕਾ ਕੌ ਸੁ 
ਪਰੀ ਪਤ੍ਰਿਕਾ ਕੌ ਜੋ ਕੋਊ ਉਘਾਰੈ। 


ਬਾਚੌ _ਉਘਾਰੌ। ਡਰੌ ਬੇਦ ਕੀ ਸਾਸਨਾ ਕੌ _ਬਿਚਾਰੋ। 
ਬਿਧਾਤਾ ਉਸੈ ਨਰਕ ਕੈ ਮਾਝ ਡਾਰੈ। ੮। 


ਰਹੀ ਸੰਕਿ ਲੀਨੀ ਤਊ ਹਾਥ ਪਾਤੀ। ਲਈ _ਲਾਇ ਕੈ ਮਿਤ੍ਰ ਕੀ ਜਾਨਿ ਛਾਤੀ। 
ਕਬੈ ਹਾਥ ਮਾਹੀ ਛਿਪਾਵੈ ਉਘਾਰੈ। _ਮਨੋ _ਨਿਰਧਨੀ ਦੂਬ ਪਾਯੋ _ਨਿਹਾਰੈ। ੯। 


ਯੌ _ਬਿਚਾਰੀ। ਤਿਸੈ ਜਾਨਿ ਕੈ ਨਾਥ ਪਾਤੀ ਉਘਾਰੀ। 


ਹੁਤੋਂ ਏਕ ਰਾਜਾ ਤਹਾ _ਛਤ੍ਰਧਾਰੀ। ਪੂਭਾ ਸੈਨ ਕੇ ਪ੍ਰਾਨ ਕੋ ਹੰਤਕਾਰੀ। 


ਬਿਖ੍ਯਾ ਨਾਮ ਜਾ ਕੀ ਸੁਪੁਤ੍ਹੀ ਅਪਾਰਾ। _ਤਿਸੀ ਓਰ ਲਿਖਿ ਪਤ੍ਰਿਕੈ ਮਾਝ _ਡਾਰਾ। 


ਪ੍ਰਭਾ ਸੈਨ ਆਯੋ ਜਬੈ ਜਾਨਿ ਲੀਜੋ। 


ਬਿਖੈ ਲੈ ਤਿਸੀ ਕਾਲ ਮੈ ਤਾਸੁ ਦੀਜੋ। ੧੨। 


ਰਹੀ ਪਤ੍ਰਿ ਕੋ ਬਾਚ ਕੈ ਚੌਕਿ ਚਿਤੈ। ਕਿਯੋ ਮੰਤ੍ਰ ਇਕ ਮਿਤ੍ਰ ਕੀ ਰਛ _ਹਿਤੈ। 
ਲਿਯੋ _ਆਂਜਿ ਕੈ ਅੰਜਨੈ ਹਾਥ ਪ੍ਯਾਰੀ। ਬਿਖ੍ਯਾ _ਬ਼ਿਖਿ ਕੈ ਦੈਨ ਤਾ ਕੌ ਸੁ ਡਾਰੀ। ੧੩। 


ਰਹੀ ਜਾਤ ਬਾਲਾ ਤਬੈ ਰਾਜ ਜਾਗੇ। 
ਪਿਤਾ 


ਜਬੈ ਪਤ੍ਰਿਕਾ ਛੋਰਿ ਕੈ ਭੂਪ _ਬਾਚੀ। 
ਬਿਖ੍ਯਾ _ਬਾਚਿ _ਪਤ੍ਰੀ ਉਸੀ ਕਾਲ ਦੀਜੋ। 


ਵਹੈ ਪਤ੍ਰਿਕਾ ਹਾਥ ਲੈ ਕੈ ਨੁਰਾਗੇ। 
ਤੌਨ ਕੇ ਹਾਥ ਲੈ ਕੇ ਸੁ ਦੀਨੀ। ਸੁਨ੍ਯੋ ਮਿਤ੍ਰ ਕੋ ਨਾਮੁ ਲੈ ਭੂਪ _ਚੀਨੀ। ੧੪। 


ਇਹੈ ਬਾਤ ਰਾਜੈ ਲਿਖੀ ਮਿਤ੍ਰ _ਸਾਚੀ। 
ਘਰੀ ਏਕ _ਬੇਲੰਬ _ਰਾਜਾ ਨ __ਕੀਜੋ। _੧੫। 


ਸੋਈ ਲਿਖ੍ਯ ਕੈ ਪਤ੍ਹ ਕੇ ਮਧਿ _ਦੀਨੀ। _੧੧। 


ਚਰਿਤ੍ਰ ਪਾਖਿਆਨ 


ਘੋੜਿਆਂ ਨੁੰ ਰੋਕ ਕੇ ਉਹ ਦੋ ਕੁ ਘੜੀਆਂ ਸੁਤਾ ਅਤੇ ਆਪਣੇ ਚਿਤ ਦੇ ਸਾਰੇ ਗ਼ਮ 
ਦੂਰ _ਕਰ _ਦਿੱਤੇ। ਉਥੇ ਬਿਖਿਆ ਨਾਂ ਦੀ ਰਾਜ ਕੁਮਾਰੀ ਆਈ। _ਉਸ (ਛਤੁਧਾਰੀ ਰਾਜੇ ਨੂੰ) 
ਵੇਖ ਕੇ ਉਸ ਸੁੱਧ 


ਪਤੀ 4 ਦਿ ਲਵੀਨ ਜਗਿ ਮੈਂ (ਇਸ ਦੀ) ਅਜ ਗੋਲੀ ਹੋ ਗਈ ਹਾਂ।੬। 

ਬਾਲਿਕਾ ਨੇ ਇਸ (ਵਿਚਾਰ) ਨੂੰ ਬਿਨਾ ਸੈਸੇ ਦੇ ਮਨ ਵਿਚ ਲਿਆਉਂਦਾ ਕਿ ਇਸੇ ਨਾਲ 
ਵਿਆਹ ਕਰਾਂਗੀ, (ਨਹੀਂ ਤਾਂ) ਰਾਜਧਾਨੀ ਛਡ _ਦਿਆਂਗੀ। ਉਥੇ _ਉਸ ਨੇ _ਇਕ ਚਿੱਠੀ ਪਈ 
ਹੋਈ ਵੇਖੀ। ਇਸਤਰੀ ਨੇ ਮਨ ਵਿਚ ਇਹ ਵਿਚਾਰ _ਕੀਤਾ।੭। 

(ਉਹ) ਚਾਹੁੰਦੀ ਸੀ ਕਿ ਚਿੱਠੀ ਨੂੰ ਲੈ ਕੇ ਖੋਲ੍ਹੇ ਅਤੇ ਪੜ੍ਹੇ। ਪਰ ਵੇਦ ਦੇ ਦੰਡ ਨੂੰ 
ਵਿਚਾਰ ਕੇ ਡਰਦੀ ਸੀ। (ਕਿਉਂਕਿ ਵੇਦ ਅਨੁਸਾਰ) ਪਈ ਹੋਈ ਚਿੱਠੀ ਨੂੰ ਜੋ ਕੋਈ ਖੋਲ੍ਹਦਾ ਹੈ, 
ਉਸ ਨੂੰ ਵਿਧਾਤਾ ਨਰਕਾਂ _ਵਿਚ _ਸੁਟਦਾ ਹੈ।੮। 

ਸ਼ੰਕਾ ਵਿਚ ਗੁਸੀ ਹੋਈ ਨੇ ਉਹ ਚਿੱਠੀ ਹੱਥ ਵਿਚ ਲੈ ਲਈ ਅਤੇ ਉਸ ਨੂੰ ਮਿਤਰ ਦੀ ਸਮਝ 
ਕੇ ਛਾਤੀ ਨਾਲ ਲਗਾ ਲਿਆ। ਕਦੇ (ਉਹ ਚਿੱਠੀ ਨੂੰ) ਹੱਥ ਵਿਚ ਲੁਕਾਉਂਦੀ ਅਤੇ ਕਦੇ ਉਘਾੜਦੀ। 
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਨਿਰਧਨ ਵਿਅਕਤੀ ਧਨ ਨੂੰ ਪ੍ਰਾਪਤ ਕਰ ਕੇ ਵੇਖਦਾ ਹੋਵੇ।੯। 

ਤਦ ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਅਤੇ ਉਸ ਨੂੰ ਪ੍ਰੀਤਮ ਦੀ 
ਚਿੱਠੀ ਸਮਝ ਕੇ ਖੋਲ੍ਹ _ਲਿਆ। (ਸੋਚਦੀ ਕਿ) ਜੋ (ਕੋਈ ਇਸਤਰੀ) ਪ੍ਰੀਤਮ ਦੀ ਚਿੱਠੀ ਸਮਝ 
ਕੇ _ਖੋਲ੍ਹਦੀ ਹੈ, _ਉਸ ਨੂੰ ਵਿਧਾਤਾ ਮਹਾ ਨਰਕ _ਵਿਚ _ਨਹੀਂ_ਸੁਟਦਾ।੧0। 

ਉਥੇ ਇਕ _ਛਤ੍ਰਧਾਰੀ ਰਾਜਾ ਸੀ ਜੋ _ਪੁਭਾ ਸੈਨ ਦੇ ਪੁਰਾਣਾਂ ਨੂੰ ਖ਼ਤਮ ਕਰਨਾ ਚਾਹੁੰਦਾ 
ਇੰ ਤਜ: 


ਸੀ। 


ਸ੍ਰ 
0 
ਤਤ 


ਨੀ 
ਕੇ ਰਖੀ ਗਈ ਸੀ। ਜਦੋਂ _ ਪ੍ਰਭਾ ਸੈਨ ਰਾਜਾ ਆਇਆ ਹੋਇਆ ਸਮਝ _ਲਵੋਂ ਤਾਂ 
ਉਸ ਨੂੰ ਵਿਸ਼ ('ਬਿਖ”) ਦੇ ਦੇਣਾ।੧੨। 
ਚਿੱਠੀ ਪੜ੍ਹ ਕੇ ਮਨ ਵਿਚ ਚੌਂਕ ਪਈ। ਉਸ ਨੇ ਮਿਤਰ ਦੀ ਰਖਿਆ ਲਈ ਇਕ 
ਉਸ ਨੇ ਹੱਥ ਨਾਲ ਅੱਖਾਂ ਵਿਚੋਂ ਸੁਰਮੇ ਨੂੰ ਲਗਾਇਆ ਅਤੇ 'ਬਿਖ” ਦੀ ਥਾਂ 
ਕੇ ਪਾ ਜਿਹਾ (ਕਿਬ 'ਬਿਖ” ਨੂੰ “ਬਿਖਿਆ” ਬਣਾ ਦਿੱਤਾ)।੧੩। 
ਚਲੀ ਅਤੇ ਉਹ ਪੱਤਰ ਪ੍ਰੇਮ ਪੂਰਵਕ 
(ਉਹ ਚਿੱਠੀ) ਲੈ ਕੇ ਬਿਖਿਆ ਦੇ ਪਿਤਾ ਨੂੰ ਦੇ ਦਿੱਤੀ। ਮਿਤਰ 
ਉਸ ਨੂੰ 
ਖੋਲ 


ਤੇ ਕੂ 
ਕੰ 5 ਤੂੰ ਤੂੰ 2 


ਧੂ ਤੂ ਤੂ 
17101 
ਅਪਰ” ਕੂ 


ਪਛਾਣ _ਲਿਆ।੧੪। 
ਕੇ ਪੜ੍ਹੀ, ਤਾਂ (ਉਸ ਨੇ ਸੋਚਿਆ ਕਿ) ਇਹ ਮਿਤਰ ਰਾਜੇ ਨੇ 
ਪੜ੍ਹਦਿਆਂ ਹੀ ਉਸੇ ਵੇਲੇ ਬਿਖਿਆ ਦੇ ਦੇਣਾ ਅਤੇ ਹੇ ਰਾਜਨ! 
ਕਰਨੀ।੧੫। 


ਰੰ ਗਰ 
੧ ਤੈ ੩ 
ਉਹ. ਤੈ, 
ਰਤ 


੨੮੯੮ 


ਸੀ _ਦਸਮ-ਗ੍ਰੰਥ _ਸਾਹਿਬ 


ਬਿਖ੍ਯਾ _ਰਾਜ _ਕੰਨ੍ਯਾ _ਮਹਾਰਾਜ _ਦੀਨੀ। _ਕਹਾ _ਚੰਚਲਾ _ਚੇਸਟਾ _ਚਾਰ _ਕੀਨੀ। 


ਕਛੂ ਭੇਦ ਤਾ ਕੋ ਸੁ ਰਾਜੈ ਨ ਪਾਯੋ। ਪੂ੍ਭਾ ਸੈਨ ਰਾਜਾ ਤਿਸੈ ਬ੍ਯਾਹਿ ਲ੍ਯਾਯੋ। _੧੬। ੧। 


/ਛਤਾ ਹੰ ਗਾਹਤ੍ਹ ਪਲ੍ਹਯਾਨੋ /ਤਰਯਾ ਗਰ ਨਹੀ ਝੁਪ ਸੰਠਾਦੇ ਲੋਟ ਸੋਂ /ਛਿਆਲਾੀੰ ਲਾਂਤ _ਸਨਖਤਮ 


ਡਾ ਸੜਨ ਸ੍ਤ/ ੨੮੬੭ ੫885 #ਫਲੁੰ/ 


ਦੰਹਰਾ 
ਘਾਟਮ ਪੁਰ ਕੁਰਰੇ ਬਿਖੈ ਏਕ ਮੁਗਲ ਕੀ _ਬਾਲ। 
ਭੁਾਤਾ ਸਾਥ ਚਰਿਤ੍ਰ ਤਿਨ ਕਿਯੋ ਸੁ ਸੁਨਹੁ ਨ੍ਰਿਪਾਲ। ੧। 
ਚੱਪਣ? 
ਸੋਦਾ ਨਿਮਿਤ ਭੂਾਤ _ਤਿਹ _ਗਯੋ। _ਖਾਟਿ ਕਮਾਇ ਅਧਿਕ ਧਨ ਲਯੋ। 
ਨਿਸਿ ਕਹ ਧਾਮ ਭਗਨਿ ਕੋ _ਆਯੋ। ਕੰਠ ਲਾਗਿ ਤਿਨ ਮੋਹ ਜਤਾਯੋ। _੨। 


ਅਪਨੀ ਸਕਲ ਬ੍ਰਿਥਾ ਤਿਨ ਭਾਖੀ। ਜੋ ਜੋ _ਬਿਤਈ ਸੋ ਸੋ _ਆਖੀ। 
ਜੁ ਧਨ ਹੁਤੋਂ ਸੰਗ ਖਾਟਿ ਕਮਾਯੋ। ਸੋ _ਭਗਨੀ ਕਹ ਸਕਲ ਦਿਖਾਯੋ। _੩। 


ਮਰਿਯਮ _ਬੇਗਮ ਤਾ ਕੋ _ਨਾਮਾ। ਭਾਈ ਕੌ ਮਾਰਾ ਜਿਨ _ਬਾਮਾ। 
ਸਭ ਹੀ ਦਰਬ ਛੀਨਿ ਕਰਿ ਲੀਨਾ। ਆਪੁ ਚਰਿਤ੍ਰ ਸੁ ਐਸੇ ਕੀਨਾ। ੪। 


ਦੰਹਾਰਾ 
ਭਗਨੀ ਦਰਬ _ਬਿਲੋਕਿ ਕੈ ਲੋਭ ਸਿੰਧ ਕੈ ਮਾਹਿ। 
ਨਖ ਸਿਖ ਲੌ ਬੂਡਤ ਭਈ ਸੁਧਿ ਨ ਰਹੀ ਜਿਯ ਮਾਹਿ। ੫। 


ਚੱਪਲ? 
ਭੂਤ ਵਾਤ _ਭਗਨੀ ਨ _ਬਿਚਾਰਾ। ਫਾਂਸੀ ਡਾਰਿ ਕੈਠਿ ਮਹਿ ਮਾਰਾ। 
ਲੀਨਾ ਲੂਟਿ ਸਕਲ ਤਿਹ ਧਨ ਕੌ। _ਕਰਿਯੋ ਅਮੋਹ ਆਪਨੇ ਮਨ ਕੌ। _੬। 
ਪ੍ਰਾਤ ਭਏ ਰੋਵੈ ਤਬ _ਲਾਗੀ। ਜਬ _ਸਭ ਪੂਜਾ _ਗਾਵ ਕੀ _ਜਾਗੀ। 
ਮ੍ਰਿਤਕ ਬੰਧੁ ਤਬ _ਸਭਨ ਦਿਖਾਯੋ। _ਮਰਿਯੋ ਆਜੁ ਇਹ ਸਾਂਪ _ਚਬਾਯੋ। _੭। 


ਭਲੀ _ਭਾਤ ਤਨ ਤਾਹਿ ਗਡਾਯੋ। _ਯੌ ਕਾਜੀ ਤਨ ਆਪੁ ਜਤਾਯੋ। 
ਸਾਜ ਬਾਜਿ ਇਕ ਯਾ ਕੋ _ਘੋਰੋ। ਔਰ ਜੁ ਕਛੁ ਯਾ ਕੌ ਧਨੁ ਥੋਰੋਂ। ੮। 


ਸੋ _ਇਹ ਤ੍ਰਿਯਹਿ ਪਠਾਵਨ _ਕੀਜੈ। _ਫਾਰਖਤੀ ਹਮ ਕੌ ਲਿਖਿ ਦੀਜੈ। 
ਕਬੁਜ ਲਿਖਾ ਕਾਜੀ ਤੇ ਲਈ। ਕਛੁ _ਧਨ ਮਿਰਤਕ ਤ੍ਰਿਯਾ ਕਹ ਦਈ। ੯। 


ਚਰਿਤ੍ਰ ਪਾਖਿਆਨ ੨੯੯ 


ਬਿਖਿਆ ਨਾਂ ਦੀ ਰਾਜ ਕੰਨਿਆ ਨੂੰ ਮਹਾਰਾਜ ਨੇ _ਦੇ ਦਿੱਤਾ। (ਵੇਖੋ) _ਚੰਚਲਾ ਨੇ 
ਕਿਤਨੀ ਸੁੰਦਰ ਚੇਸ਼ਟਾ ਕੀਤੀ ਹੈ। ਰਾਜੇ ਨੇ ਉਸ ਦਾ ਕੁਝ ਵੀ ਭੇਦ ਨਹੀਂ ਪਾਇਆ ਅਤੇ 
ਪ੍ਰਭਾ ਸੈਨ ਰਾਜਾ ਉਸ ਨੂੰ ਵਿਆਹ ਕੇ ਲੈ ਆਇਆ।੧੬। 

/ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਾਰੇਤ ਦੇ ਮੰਤ ਭੂਪ ਸੰਝਾਦ ਦੇ ੨੮੬ਵ' ਗਾਰੇਤੁ ਦੀ ਸਮਘਤਨ 

ਗ੍ਭ ਲਭ _ਹੈ/ _੨੭੮੬/ ੫੪੬5/ _ਚਲਦਾ/ 
ਦੰਹਾਰਾ 

ਘਾਟਮ ਪੁਰ ਦੇ ਇਕ ਬਾਗ਼ ('ਕੁਰਰੇ”) ਵਿਚ ਇਕ ਮੁਗ਼ਲ _ਬਾਲਿਕਾ ਨੇ ਭਰਾ ਨਾਲ 
ਚਰਿਤੁ _ਕੀਤਾ। ਹੇ ਰਾਜਨ! ਉਹ _ਸੁਣੋ।੧। 
ਚੱਪਲਾਂ 

ਉਸ _(ਬਾਲਿਕਾ) ਦਾ ਭਰਾ ਸੋਦਾਗਰੀ ਲਈ (ਬਾਹਰ) ਗਿਆ ਅਤੇ ਖਟ ਕਮਾ ਕੇ 
ਬਹੁਤ ਸਾਰਾ ਧਨ ਲੈ ਕੇ ਆਇਆ। (ਉਹ) ਰਾਤ ਵੇਲੇ ਭੈਣ ਦੇ ਘਰ ਆਇਆ। (ਭੈਣ ਨੇ) 
ਉਸ ਨੂੰ ਗਲੇ ਨਾਲ ਲਗਾ ਕੇ (ਆਪਣਾ) _ਮੋਹ _ਜਤਾਇਆ।੨। 

(ਭਰਾ ਨੇ ਸੋਦਾਗਰੀ ਸੰਬੰਧੀ) ਸਾਰੀ ਵਿਥਿਆ ਦਸੀ। ਜੋ ਜੋ ਬੀਤੀ ਸੀ, ਉਹ ਉਹ ਦਸ 
ਦਿੱਤੀ। (ਉਹ) ਜੋ ਧਨ ਖਟ ਕਮਾ ਕੇ ਨਾਲ ਲੈ ਕੇ ਆਇਆ ਸੀ, ਉਹ ਸਾਰਾ ਭੈਣ ਨੂੰ ਵਿਖਾ 
ਦਿੱਤਾ।੩। 

ਉਸ (ਮੁਗਲ _ਬਾਲਿਕਾ) ਦਾ ਨਾਂ _ਮਰਿਯਮ ਬੇਗਮ _ਸੀ। ਉਸ ਇਸਤਰੀ ਨੇ ਭਰਾ ਨੂੰ 
ਮਾਰ ਦਿੱਤਾ। (ਉਸ ਦਾ) ਸਾਰਾ ਧਨ ਖੋਹ ਲਿਆ ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ 
ਕੀਤਾ।੪। 
ਦੰਹਰਾ 

ਭੈਣ ਧਨ ਨੂੰ ਵੇਖ ਕੇ ਲੋਭ ਦੇ ਸਮੁੰਦਰ ਵਿਚ (ਡੁਬ ਗਈ)। (ਉਹ) ਸਿਰ ਤੋਂ 
ਤਕ (ਲੋਭ ਦੇ ਸਮੁੰਦਰ ਵਿਚ) ਡੁਬ ਗਈ ਅਤੇ ਉਸ ਦੇ ਮਨ ਵਿਚ ਕੋਈ ਸੁੱਧ ਬੁੱਧ 
ਰਹੀ।੫। 


ਪੈਰਾਂ 
ਨ 


ਚੱਪਲਾਂ 


(ਉਸ) ਭੈਣ ਨੇ ਭਰਾ ਵਰਾ ਕੁਝ ਨ ਵਿਚਾਰਿਆ ਅਤੇ ਗਲ ਵਿਚ ਫਾਹੀ ਪਾ ਕੇ ਮਾਰ 
ਦਿੱਤਾ। ਉਸ ਦੇ ਸਾਰੇ ਧਨ ਨੂੰ ਲੁਟ ਲਿਆ ਅਤੇ ਆਪਣੇ ਮਨ ਨੂੰ ਨਿਰਮੋਹੀ ਕਰ _ਦਿੱਤਾ।੬। 


ਸਵੇਰ ਹੋਣ ਤੇ ਜਦੋਂ ਪਿੰਡ ਦੇ ਸਾਰੇ ਲੋਕ ਜਾਗ ਪਏ, ਤਦ ਉਹ ਰੋਣ ਲਗ _ਗਈ। 
ਉਸ ਨੇ ਮਰਿਆ ਹੋਇਆ ਭਰਾ ਸਭ ਨੂੰ ਵਿਖਾਇਆ। (ਅਤੇ ਕਿਹਾ--) ਸੌਂਪ ਦੇ ਡੰਗਣ ਨਾਲ 
ਇਹ ਮਰ ਗਿਆ ਹੈ।੭। 


ਕਿਹਾ-- ਇਸ ਦਾ ਸਾਮਾਨ ਅਤੇ ਇਕ ਘੋੜਾ ਅਤੇ ਥੋੜਾ ਜਿਹਾ ਧਨ (ਮੇਰੇ ਪਾਸ ਹੈ)।੮। 

ਉਹ ਇਸ ਦੀ ਇਸਤਰੀ ਨੂੰ ਭੇਜ ਦਿਓ ਅਤੇ ਮੈਨੂੰ _ਫ਼ਾਰਖ਼ਤੀ (ਬੇਬਾਕੀ) ਲਿਖ _ਦਿਓ। 
(ਉਸ ਨੇ) ਕਾਜ਼ੀ ਤੋਂ ਰਸੀਦ ('ਕਬੁਜ') ਲਿਖਵਾ ਲਈ ਅਤੇ ਕੁਝ _ਧਨ ਮ੍ਰਿਤਕ ਦੀ ਇਸਤਰੀ 
ਨੂੰ ਦੇ ਦਿੱਤਾ।੯। 


੩00 


ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਇਹ ਛਲ _ਅਪਨੋ ਭ੍ਰਾਤ _ਹਤਿ ਲੀਨੀ _ਕਬੁਜਿ _ਲਿਖਾਇ। 
ਨਿਸਾ ਕਰੀ ਤਿਹ ਨਾਰਿ ਕੀ ਸਭ ਧਨ ਗਈ ਪਚਾਇ। ੧0। ੧। 


/ਛੰਤਾ ਹੀ ਗਾਨਤ ਪਲ੍ਹਯਾਨੋ /ਤੇਯਾ ਗਾਰਤੋ ਮਤਾਂ ਡੂਘ ਅੰਭਾਦੇ ਦੋਇ ਐਂ ਸਤਾਲੀ ਲਾਰੜਹ ਸ਼ਮਘਤਨਆ 


ਗਤ ਨਭ# ਸਤ? ੨੮੭/ ੪੪੫੧/ %ਫਹੀ/ 
ਚੱਖਣਾ 


ਯੂਨਾ ਸਹਿਰ ਰੂਮ ਮਹਿ ਜਹਾ। ਦੇਵ ਛਤ੍ਹ ਰਾਜਾ ਇਕ _ਤਹਾ। 
ਛੈਲ ਦੇਇ ਦੁਹਿਤਾ ਤਾ ਕੇ ਇਕ। ਪੜੀ ਬ੍ਯਾਕਰਨ ਕੋਕ _ਸਾਸਤ੍ਰ _ਨਿਕ। _੧। 


ਅਜਿਤ ਸੈਨ ਤਿਹ _ਠਾ ਇਕ _ਛਤ੍ਰੀ। _ਤੇਜਵਾਨ ਬਲਵਾਨ _ਧਰਤ੍ਰੀ। 
ਰੂਪਵਾਨ ਬਲਵਾਨ _ਅਪਾਰਾ। _ਪੂਰੋ ਪੁਰਖ _ਜਗਤ _ਉਜਿਯਾਰਾ। _੨। 


ਤੇਜਵਾਨ ਦੁਤਿਵਾਨ ਅਤੁਲ _ਬਲ। _ਅਰਿ ਅਨੇਕ ਜੀਤੇ ਜਿਨ _ਦਲਿ ਮਲਿ। 
ਆਵਤ _ਤਾਹਿ _ਬਿਲੋਕ੍ਯੋ _ਰਾਨੀ। _ਦੁਹਿਤਾ ਸੋ ਇਹ _ਭਾਤਿ _ਬਖਾਨੀ। _੩। 


ਜੌ ਇਹ ਧਾਮ ਨ੍ਰਿਪਤਿ ਕੇ ਹੋਤੋ। ਤੌ ਤੁਮਰੇ ਲਾਇਕ ਬਰ ਕੋ_ਥੋ। 
ਅਬ ਮੈ ਅਸ ਕਹ ਕਰੌ ਉਪਾਊ। ਐਸੋ ਬਰ ਤੁਹਿ ਆਨ ਮਿਲਾਊ। ੪ 
੭%7#ਤੜਲ 
ਤਨਿਕ ਕੁਅਰਿ ਕੇ ਧੁਨਿ ਜਬ ਅਸਿ ਕਾਨਨ ਪਰੀ। 
ਦੇਖਿ ਰਹੀ ਤਹਿ ਓਰ ਮੈਨ ਅਰੁ ਮਦ ਭਰੀ। 
ਮੋਹਿ ਰਹੀ ਮਨ ਮਾਹਿ ਨ ਪ੍ਰਗਟ ਜਤਾਇਯੋ। 
ਹੋਂ ਪਲ ਪਲ ਬਲਿ ਬਲਿ ਜਾਤੀ ਦਿਵਸ _ਗਵਾਇਯੋ। _੫। 
ਚੱਪਣਾ 
ਰੈਨਿ ਭਏ ਸਹਚਰੀ _ਬੁਲਾਈ। ਚਿਤ _ਬ੍ਰਿਥਾ ਤਿਹ ਸਕਲ _ਸੁਨਾਈ। 
ਜੋ ਤਿਹ ਦੈ ਮਿਲਾਇ ਮੁਹਿ ਪ੍ਯਾਰੀ। ਤੌ _ਜਾਨੌ ਤੂ ਹਿਤੂ _ਹਮਾਰੀ। ੬। 


ਕਹਿਯੋ _ਕੁਅਰਿ ਸਹਚਰਿ ਸੌ _ਜਾਨਾ। ਭੇਦ ਨ ਦੂਸਰ ਕਾਨ ਬਖਾਨਾ। 
ਤਤ ਛਿਨ ਦੌਰ ਤਵਨ ਪਹਿ ਗਈ। ਬਹੁ ਬਿਧਿ ਤਾਹਿ _ਪ੍ਰਬੋਧਤ ਭਈ। _੭। 


ਬਹੁ ਬਿਧਿ ਤਾਹਿ ਪ੍ਰਬੋਧ ਜਤਾਈ। ਜ੍ਯੋ _ਤ੍ਯੋ ਤਾਹਿ ਤਹਾ ਲੈ ਆਈ। 
ਮਾਰਗ _ਕੁਅਰਿ _ਬਿਲੋਕ ਜਹਾ। ਲੈ _ਪਹੁਚੀ ਮਿਤਵਾ ਕਹ _ਤਹਾ। ੮। 


ਲਖਿ ਤਿਹ ਕੁਅਰਿ ਪ੍ਰਫੁਲਿਤ ਭਈ। _ਜਨੁਕ _ਰਾਂਕ ਨਵੋਂ ਨਿਧਿ ਪਈ। 
ਬਿਹਸਿ ਬਿਹਸਿ ਤਿਹ _ਕੌਠ _ਲਗਾਯੋ। ਮਨ ਮਾਨਤ ਕੋ ਭੋਗ ਕਮਾਯੋ। ੯। 


ਚਰਿਤ੍ਰ ਪਾਖਿਆਨ ੩0੧ 


ਹਰਾ 
ਇਸ ਛਲ ਨਾਲ ਆਪਣੇ ਭਰਾ ਨੂੰ ਮਾਰ ਕੇ ਰਸੀਦ ਲਿਖਵਾ ਲਈ। _ਉਸ _ਦੀ ਪਤਨੀ 
ਦੀ ਵੀ ਤਸੱਲੀ ਕਰਾ ਕੇ _ਸਾਰਾ ਧਨ _ਪਚਾ __ਗਈ।੧0। 


/ਏਥੋ ਨੀ ਲਾਰਤੁੰਪ/ਖਆਨ ਦੇ ਤੁੰਆ ਲਾਰਤ੍ਹ` ਦੇ ਅੰਹੀੰ ਭੂਪ ਸੰਭਾਦ ਦੇ ੨੮੭ਵ' ਲਾਰਤ੍ਹ ਦੀ ਨਆਪਤੀ 
ਆਭਾ ਲਭ _ਹੰ/ _੭੮੭/ ੫੪੪5/ ਚਲਦਾ? 


ਚੱਪਣਾ 

ਰੂਮ (ਦੇਸ) ਵਿਚ ਜਿਥੇ _ਯੂਨਾ ਨਾਂ ਦਾ ਨਗਰ ਹੈ, ਉਥੇ ਛਤ੍ਹ ਦੇਵ ਨਾਂ ਦਾ ਇਕ ਰਾਜਾ 
ਸੀ। ਛੈਲ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ। ਉਹ ਅਨੇਕ ਵਿਆਕਰਨ ਅਤੇ ਕੋਕ 
ਸ਼ਾਸਤੁ _ਪੜ੍ਹੀ ਹੋਈ _ਸੀ।੧। 

ਉਥੇ _ਅਜਿਤ ਸੈਨ ਨਾਂ ਦਾ ਇਕ ਤੇਜਵੰਤ, ਬਲਵਾਨ _ਅਤੇ _ਅਸਤ੍ਰ-ਧਾਰੀ ਛਤ੍ਰੀ _ਸੀ। 
(ਉਹ) ਬਹੁਤ _ਰੂਪਵਾਨ ਅਤੇ _ਬਹਾਦਰ _ਸੀ ਅਤੇ ਜਗਤ _ਵਿਚ _ਪੂਰਨ ਪੁਰਸ਼ ਵਜੋਂ ਉਜਾਗਰ 
ਸੀ।੨। 

ਉਹ _ਤੇਜਵਾਨ, ਸੁੰਦਰ ਅਤੇ _ਅਤੁਲ _ਬਲ _ਵਾਲਾ _ਸੀ। _ਉਸ ਨੇ ਅਨੇਕ _ਵੈਰੀ ਮਸਲ 
ਕੇ ਜਿਤ ਲਏ _ਸਨ। ਉਸ ਨੂੰ ਆਉਂਦਿਆਂ ਰਾਣੀ ਨੇ ਵੇਖਿਆ ਅਤੇ ਪੁੱਤਰੀ ਨੂੰ ਇਸ ਤਰ੍ਹਾਂ 
ਕਿਹਾ1।੩। 

ਜੇ ਇਹ (ਕਿਸੇ) ਰਾਜੇ ਦੇ ਘਰ (ਪੈਦਾ) ਹੋਇਆ ਹੁੰਦਾ, ਤਾਂ ਤੇਰੇ ਲਈ ਯੋਗ ਵਰ ਸੀ। 
ਮੈਂ ਹੁਣ ਇਹੋ ਜਿਹਾ ਉਪਾ ਕਰਦੀ ਹਾਂ ਕਿ ਤੈਨੂੰ ਅਜਿਹਾ ਵਰ ਲਭ ਕੇ ਲਿਆ _ਦਿਆਂ।੪। 
੭%#=ੜਾਲ਼ 

ਜਦ ਰਾਜ ਕੁਮਾਰੀ ਦੇ ਕੰਨ ਵਿਚ ਮਾੜੀ ਜਿੰਨੀ ਭਿਣਕ ਪਈ, ਤਾਂ ਕਾਮ ਅਤੇ (ਸੁੰਦਰਤਾ 
ਦੇ) ਮਦ ਵਿਚ ਮਸਤ ਹੋ ਕੇ ਉਸ ਵਲ ਵੇਖਣ ਲਗ _ਗਈ। _ਉਹ ਮਨ ਵਿਚ ਮੋਹਿਤ ਹੋ 
ਗਈ, _ਪਰ ਕਿਸੇ ਅਗੇ ਪੁਗਟ ਨ ਕੀਤਾ। ਉਸ ਉਤੋਂ ਪਲ ਪਲ ਵਾਰਨੇ ਹੁੰਦੀ ਹੋਈ ਨੇ ਸਾਰਾ 
ਦਿਨ ਬਤੀਤ ਕਰ _ਦਿੱਤਾ।੫। 


ਰਾਤ ਹੋਣ ਤੇ ਉਸ ਨੇ ਦਾਸੀ ਨੂੰ ਬੁਲਾਇਆ ਅਤੇ ਉਸ ਨੂੰ (ਆਪਣੇ) ਮਨ ਦੀ ਸਾਰੀ 
ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ, ਤਾਂ (ਮੈਂ) ਜਾਣਾਂਗੀ ਕਿ 


ਭੇਦ ਨ ਦਸਿਆ। (ਉਹ ਦਾਸੀ) ਤੁਰਤ ਦੋ 
ਨੂੰ ਕਈ ਤਰ੍ਹਾਂ ਨਾਲ _ਸਮਝਾਣ _ਲਗੀ।੭। 

(ਦਾਸੀ ਨੇ) ਉਸ ਨੂੰ ਕਈ ਤਰ੍ਹਾਂ _ਨਾਲ ਸਮਝਾਇਆ ਅਤੇ ਜਿਵੇਂ ਕਿਵੇਂ ਉਸ ਨੂੰ ਉਥੇ 
ਲੈ ਆਈ। ਜਿਥੇ ਰਾਜਾ ਕੁਮਾਰੀ (ਉਸ ਦੀ) ਵਾਟ ਜੋਹ ਰਹੀ ਸੀ, (ਦਾਸੀ) ਮਿਤਰ ਨੂੰ ਲੈ ਕੇ 
ਉਥੇ _ਆ ਪਹੁੰਚੀ।੮। 

ਉਸ ਨੂੰ ਵੇਖ ਕੇ ਰਾਜ ਕੁਮਾਰੀ ਖਿੜ ਗਈ, ਮਾਨੋ (ਕਿਸੇ) ਰੰਕ ਨੇ ਨੌਂ ਨਿੱਧੀਆਂ ਪ੍ਰਾਪਤ 
ਕੀਤੀਆਂ _ਹੋਣ। ਉਸ ਨੂੰ (ਰਾਜ ਕੁਮਾਰੀ ਨੇ) ਹਸ ਹਸ ਕੇ ਗਲੇ ਨਾਲ ਲਗਾਇਆ ਅਤੇ 
(ਉਸ ਨਾਲ) ਮਨ ਭਾਉਂਦਾ ਸੰਯੋਗ _ਕੀਤਾ।੯। 


੩0੨ 


ਲਾ, 


ਸੀ _ਦਸਮ-ਗ੍ੂੰਥ _ਸਾਹਿਬ 


ਤਾ ਕੋ ਦੂਰ ਦਰਿਦੂ ਦਿਯਾ ਕਰਿ। ਸੀਸ ਰਹੀ ਧਰ ਸਖੀ ਪਗਨ _ਪਰ। 
ਤਵਪ੍ਰਸਾਦ ਮੈ _ਮਿਤ੍ਰਹਿ ਲਹਿਯੋ। _ਕਹਾ ਕਹੋ _ਤੁਹਿ ਜਾਤ ਨ _ਕਹਿਯੋ। _੧0। 


ਅਬ ਕਛੁ ਐਸ ਚਰਿਤਰ ਬਨੈਯੇ। ਜਾ ਤੇ ਸਦਾ ਮਿਤ੍ਰ ਕਹ ਪੈਯੇ। 
ਸੋਵੈ ਸਦਾ ਸੰਗ ਲੈ ਤਾ ਕੌ। ਚੀਨਿ ਸਕੈ ਕੋਊ ਨਹਿ ਵਾ ਕੌ। ੧੧। 


ਤ੍ਰਿਯ ਚਰਿਤ੍ਰ ਅਸ ਚਿਤ ਬਿਚਾਰੇ। ਸੁ ਮੈ ਕਹਤ ਹੋ ਸੁਨਹੁ ਪ੍ਯਾਰੋ। 
ਤਾਹਿ ਛਪਾਇ ਸਦਨ ਮਹਿ _ਰਾਖਾ। ਰਾਨੀ ਸੌ ਐਸੀ ਬਿਧਿ _ਭਾਖਾ। _੧੨। 


ਰਾਨੀ ਜੋ ਤੁਮ ਪੁਰਖ _ਸਰਾਹਾ। ਤਾ ਕਹ ਸ੍ਰੀ _ਬਿਸੁਨਾਥਨ ਚਾਹਾ। 
ਵਾ ਕੋ ਕਾਲੀ ਕਾਲ ਹੂੈ ਗਯੋ। ਯਾ ਸਖਿ ਕੇ ਮੁਖ ਤੇ ਸੁਨਿ ਲਯੋ। ੧੩। 


ਹਮ _ਸਭਹਿਨ ਜੋ ਤਾਹਿ _ਸਰਾਹਾ। ਤਾ ਤੇ ਤਿਸੁ _ਬਿਸੁਨਾਥਨ ਚਾਹਾ। 
ਜਨਿਯਤ ਦ੍ਰਿਸਟਿ ਤ੍ਰਿਯਨ ਕੀ _ਲਾਗੀ। _ਤਾ ਤੇ ਤਾਹਿ ਮ੍ਰਿਤੁ ਲੈ _ਭਾਗੀ। _੧੪। 
ਰਾਨੀ ਸੋਕ ਤਵਨ ਕੋ _ਕਿਯੋ। ਤਾ ਦਿਨ ਅੰਨ ਨ ਪਾਨੀ ਪਿਯੋ। 

ਸਾਚ _ਮਰਿਯੋ_ਜਾਨ੍ਯੋ _ਜਿਯ ਤਾ ਕੌ। ਭੇਦ ਅਭੇਦ ਨ ਪਾਯੋ _ਯਾ_ਕੌ। _੧੫। 


ਜਸ ਤੁਮ ਸੁੰਦਰ ਯਾਹਿ ਨਿਹਾਰਿਯੋ। ਭਯੌ ਨ ਹੈ ਹ੍ਹੈਹੈ ਨ ਬਿਚਾਰਿਯੋ। 
ਯਾ ਕੀ ਬਹਿਨਿ ਏਕ ਤਿਹ ਘਰ ਮੈ। ਛਾਡਿ ਅਯੋ ਜਿਹ ਭੂਤ ਨਗਰ ਮੈ। ੧੬। 


ਤੁਮ ਕਹੋ ਤੁ ਤਹ ਮੈ ਜਾਊ। ਵਾ ਕੀ ਖੋਜਿ ਬਹਿਨਿ ਮੈ ਲਯਾਊ। 
ਅਤਿ ਚਤੁਰਿ ਸਭਨ ਗੁਨ _ਆਗਰਿ। ਆਣਿ ਦਿਖਾਊ ਤੁਹਿ ਨ੍ਰਿਪ _ਨਾਗਰਿ। _੧੭। 


ਭਲੀ ਭਲੀ ਸਭ ਤ੍ਰਿਯ _ਬਖਾਨੀ। _ਭੇਦ ਅਭੇਦ _ਗਤਿ _ਕਿਨੂੰ ਨ ਜਾਨੀ। 
ਖਰਚੀ ਅਧਿਕ ਤਵਨ ਕਹ ਦਈ। ਤਤ ਛਿਨ ਕਰਿ ਕੈ ਬਿਦਾ ਪਠਈ। _੧੮। 


ਦੰਹਰਾ 
ਬਿਦਾ ਭਈ ਬਹੁ _ਦਰਬ ਲੈ ਗਈ ਕੁਅਰ ਕੇ _ਧਾਮ। 
ਆਠ ਮਾਸ ਦੁਰਿ ਤਹ ਰਹੀ ਲਖੀ ਨ ਦੂਸਰ _ਬਾਮ। ੧੯। 
ਚੱਪਲਾਂ 
ਨਵਮੋ ਮਾਸ ਚੜਤ ਜਬ _ਭਯੋ। ਤਾ ਕਹ ਭੇਸ ਨਾਰਿ ਕੋ ਕਯੋ। 
ਲੈ ਰਾਨੀ ਕਹ ਤਾਹਿ ਦਿਖਾਯੋ। _ਸਭਹਿਨ _ਹੇਰਿ _ਹਿਯੋ ਹੁਲਸਾਯੋ। _੨0। 
ਜੋ ਸੈ ਕਹੋ ਸੁਨਹੁ ਨ੍ਰਿਪ ਨਾਰੀ। ਇਹ ਸੌਪਹੁ ਤੁਮ ਅਪਨਿ ਦੁਲਾਰੀ। 
ਰਾਜਾ ਸਾਥ ਨ ਭੇਦ ਬਖਾਨੋ। ਮੇਰੋ ਬਚਨ ਸਤਿ ਕਰ ਮਾਨੋ। _੨੧। 


ਚਰਿਤ੍ਰ ਪਾਖਿਆਨ ੩0੩ 
(ਰਾਜ ਕੁਮਾਰੀ ਨੇ) ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ ਅਤੇ ਸਖੀ ਦੇ ਪੈਰਾਂ 
ਉਤੇ ਸਿਰ ਧਰਨ ਲਗ ਗਈ (ਅਤੇ _ਕਹਿਣ _ਲਗੀ--)ਤੇਰੀ ਕ੍ਰਿਪਾ ਨਾਲ ਹੀ ਮੈਂ ਮਿਤਰ ਨੂੰ 


ਪ੍ਰਾਪਤ _ਕੀਤਾ ਹੈ। ਤੈਨੂੰ ਕੀ ਕਹਾਂ? ਕੁਝ _ਕਿਹਾ ਨਹੀਂ _ਜਾਂਦਾ।੧0। 

ਹੁਣ ਕੁਝ ਇਸ ਤਰ੍ਹਾਂ ਦਾ ਚਰਿਤ੍ਰ ਕਰਨਾ ਚਾਹੀਦਾ ਹੈਂ, ਜਿਸ ਦੁਆਰਾ ਮਿਤਰ ਨੂੰ ਸਦਾ 
ਲਈ ਪ੍ਰਾਪਤ ਕੀਤਾ ਜਾ _ਸਕੇ। ਉਸ ਨੂੰ ਸਦਾ ਨਾਲ ਲੈ ਕੇ ਸੋਵਾਂ, ਪਰ ਉਸ ਨੂੰ 
ਜਾਣ ਨ ਸਕੇ।੧੧। 

(ਉਸ) ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਦਾ ਚਰਿਤੂ _ਵਿਚਾਰਿਆ। ਉਹ ਮੈਂ ਕਹਿੰਦਾ 
ਹਾਂ--ਹੇ ਪਿਆਰੇ (ਰਾਜਨ)! ਸੁਣੋ। ਉਸ ਨੂੰ ਘਰ ਵਿਚ ਲੁਕਾ ਲਿਆ ਅਤੇ ਰਾਣੀ ਨੂੰ ਇਸ 
ਤਰ੍ਹਾਂ _ਕਿਹਾ--।੧੨। 

ਹੇ ਰਾਨੀ (ਮਾਤਾ)! ਜਿਸ ਪੁਰਸ਼ ਨੂੰ ਤੁਸੀਂ ਸਲਾਹਿਆ ਸੀ। _ਉਸ ਨੂੰ ਵਿਧਾਤਾ ਨੇ 
ਚਾਹਿਆ ਹੈ (ਭਾਵ ਭਗਵਾਨ ਨੂੰ ਪਿਆਰਾ ਹੋ ਗਿਆ ਹੈ)। ਉਸ ਦੀ ਕਲ ਹੀ ਮ੍ਰਿਤੂ ਹੋ 
ਗਈ ਹੈ। ਇਹ (ਗੌਲ ਇਸ) ਸਖੀ 

ਅਸੀਂ ਸਾਰਿਆਂ ਨੇ ਜੋ ਉਸ 


੭॥ 
8 


ਠ 
ਹਿਤ 
ਹਿ 
ਐਂ 


ਲਈ ਉਸ ਨੂੰ ਮ੍ਰਿਤੂ ਲੈ ਕੇ ਭਜ ਗਈ ਹੈ।੧੪। 

ਰਾਣੀ ਨੇ ਉਸ ਦਾ ਬਹੁਤ ਸੋਗ ਮੰਨਾਇਆ ਅਤੇ ਉਸ ਦਿਨ ਤੋਂ ਨ ਅੰਨ ਖਾਇਆ 
ਅਤੇ ਨ ਪਾਣੀ _ਪੀਤਾ। _ਉਸ ਨੂੰ _ਸਚਮੁਚ ਮਰਿਆ ਹੋਇਆ ਮਨ ਵਿਚ ਸਮਝ _ਲਿਆ। ਪਰ 
ਉਸ ਦਾ ਭੇਦ ਅਭੇਦ ਕੁਝ ਨ __ਸਮਝਿਆ।੧੫। 


ਜਿਸ ਤਰ੍ਹਾਂ ਦਾ ਸੁੰਦਰ ਤੁਸੀਂ ਉਹ ਵੇਖਿਆ ਸੀ, (ਉਸ ਵਰਗਾ) ਨ ਕੋਈ ਸੀ, ਨ ਹੈ 
ਹੀ ਹੋਵੇਗਾ, ਵਿਚਾਰਿਆ ਜਾ ਸਕਦਾ ਹੈ। ਉਸ ਦੀ ਇਕ ਭੈਣ ਘਰ ਵਿਚ ਸੀ, ਜਿਸ 
ਪਿਛੇ _ਨਗਰ _ਵਿਚ _ਛਡ ਆਇਆ _ਸੀ।੧੬। 
ਰਾਣੀ ਜੀ! ਜੇ ਤੁਸੀਂ ਮੈਨੂੰ ਕਹੋ _ਤਾਂ ਮੈਂ ਉਥੇ ਜਾਵਾਂ ਅਤੇ ਉਸ ਦੀ ਭੈਣ ਨੂੰ ਲਭ 
ਲਿਆਵਾਂ। _ਉਹ _ਬਹੁਤ ਸਿਆਣੀ ਅਤੇ _ਸਭ ਗੁਣਾਂ ਦੀ ਖਾਣ ਹੈ। ਮੈਂ ਉਸ ਨੂੰ ਲਿਆ ਕੇ 
ਤੁਹਾਨੂੰ ਅਤੇ ਚਤੁਰ ਰਾਜੇ ਨੂੰ _ਵਿਖਾਉਂਦੀ ਹਾਂ।੧੭। 

ਇਸਤਰੀ ਨੇ ਕਿਹਾ ਸਭ “ਠੀਕ ਹੈ , ਠੀਕ ਹੈ” ਪਰ ਭੇਦ ਅਭੇਦ ਦੀ ਸਥਿਤੀ ਕਿਸੇ 
ਨੇ ਨ ਸਮਝੀ। ਉਸ (ਦਾਸੀ) ਨੂੰ ਖਰਚਨ ਲਈ ਬਹੁਤ ਧਨ ਦਿੱਤਾ ਅਤੇ ਤੁਰਤ ਵਿਦਾ ਕਰ 
ਕੇ ਭੇਜ ਦਿੱਤੀ।੧੮। 
ਦੰਹਰਾ 


%% ਨੂੰ 
੬0 ਗਰ % 


ਬਹੁਤ 


ਲੈ 
ਅਠ ਮਹੀਨੇ ਉਥੇ ਲੁਕੀ ਰਹੀ ਅਤੇ 


ਕੇ (ਦਾਸੀ) ਵਿਦਾ ਹੋਈ ਅਤੇ ਉਸ ਕੁਮਾਰ ਦੇ ਘਰ _ਗਈ। _(ਉਹ) 
ਕਿਸੇ ਦੂਜੀ ਇਸਤਰੀ ਨੇ (ਉਸ ਨੂੰ) ਨ ਵੇਖਿਆ।੧੯। 

ਚੱਪਾਣ 
ਜਦੋਂ _ਨੌਵਾਂ ਮਹੀਨਾ ਚੜ੍ਹਿਆ, ਤਾਂ ਉਸ (ਕੁਮਾਰ) ਨੂੰ ਨਾਰੀ ਦਾ ਭੇਸ ਕਰਾ ਦਿੱਤਾ। (ਉਸ 


ਨੂੰ) ਲਿਆ ਕੇ ਰਾਣੀ ਨੂੰ ਵਿਖਾਇਆ। ਸਭ (ਇਸਤਰੀਆਂ) ਵੇਖ ਕੇ ਮਨ ਵਿਚ ਪ੍ਰਸੰਨ ਹੋਈਆਂ।੨0। 

(ਦਾਸੀ ਕਹਿਣ _ਲਗੀ)--ਹੇ ਰਾਣੀ! ਜੋ ਮੈਂ ਕਹਿੰਦੀ ਹਾਂ, ਉਹ ਸੁਣੋਂ। ਇਸ ਨੂੰ ਤੁਸੀਂ 
ਆਪਣੀ ਪੁੱਤਰੀ ਨੂੰ ਸੌਂਪ ਦਿਓ। ਰਾਜੇ ਨੂੰ ਇਸ ਦਾ ਭੇਦ ਨ ਦਸੋ। ਮੇਰੀ ਗੱਲ ਨੂੰ ਸਚ ਕਰ 
ਕੇ ਮੰਨੋ।੨੧। 


੩0੪ 


ਸ੍ਰੀ _ਦਸਮ-ਗੁੰਥ ਸਾਹਿਬ 
ਜੋ ਇਸ ਕੌ ਰਾਜਾ ਲਹਿ ਲੈ ਹੈ। ਭੂਲਿ ਤਿਹਾਰੋ ਧਾਮ ਨ ਐ ਹੈ। 
ਲੈ ਯਾ ਕੌ ਕਰਿ ਹੈ ਨਿਜੁ ਨਾਰੀ। ਮੁਖ ਬਾਏ ਰਹਿ ਹੋ ਤੁਮ ਪ੍ਯਾਰੀ। ੨੨। 


ਭਲੀ ਕਹੀ ਤੁਹਿ ਤਾਹਿ ਬਖਾਨੀ। ਤ੍ਰਿਯ ਚਰਿਤ੍ਰ ਗਤਿ ਕਿਨੂੰ ਨ ਜਾਨੀ। 
ਤਿਹ ਕੋ ਭਵਨ ਸੁਤਾ ਕੇ ਰਾਖਾ। ਭੇਦ ਨ ਮੂਲ ਨ੍ਰਿਪਤਿ ਤਨ ਭਾਖਾ। ੨੩। 


ਚਹਤ ਹੁਤੀ ਨ੍ਰਿਪ ਸੁਤਾ ਸੁ ਭਈ। ਇਹ ਛਲ ਸੋ ਸਹਚਰਿ ਛਲਿ ਗਈ। 


ਤਾ ਕਹ ਪ੍ਰਗਟ ਧਾਮ ਮਹਿ _ਰਾਖਾ। ਨ੍ਰਿਪਹਿ ਭੇਦ ਕੋਊ ਤ੍ਰਿਯਹਿ ਨ ਭਾਖਾ। ੨੪ 


ਦੰਹਾਰਾ 
ਇਹ ਚਰਿਤ੍ਰ _ਤਿਹ _ਚੰਚਲਾ _ਲਹਿਯੋ __ਆਪਨੋ _ਯਾਰ। 
ਸਭ ਤ੍ਰਿਯ ਮੁਖ ਬਾਏ ਰਹੀ ਸਕਾ ਨ ਕੋਊ ਬਿਚਾਰ। ੨੫। 
ਸੁਰ ਮੁਨਿ ਨਾਗ ਭੁਜੰਗ ਸਭ ਨਰ ਬਪੁਰੇ ਕਿਨ ਮਾਹਿ। 
ਦੇਵ ਅਦੇਵ ਤ੍ਰਿਯਾਨ ਕੇ _ਭੇਦ ਪਛਾਨਤ _ਨਾਹਿ। ੨੬। ੧। 


/ਏੱਤਾ ਨੰ ਗਾਨਤ _ਪਲ੍ਹਯਾਨੇ /ਤੇਯਾ ਗਾਠਤੋ ਮੰਤ ਭੂਪ ਅੰਭਾਦੇ ਦੋਇ ਐਂ ਨਾਲੀ ਗਾੰਠਤ _ ਸਆਮਤਮ 


ਡਤ ਸਭਨ ਸਤ) ੨੮੮/ ੫੬੭੭/ %ਠ੍ਹੰ/ 
ਦੰਹਰਾ 
ਸੁਨਾ ਸਹਿਰ ਬਗਦਾਦ ਕੇ _ਦਛਿਨ ਸੈਨ ਨਰੇਸ। 
ਦਛਿਨ ਦੇ ਤਾ ਕੇ ਤਰੁਨਿ ਰਹਤ ਸੁ ਰਤਿ ਕੇ ਭੇਸ। ੧। 
ਚੱਪਾਣ? 
ਕਮਲ ਕੇਤੁ ਇਕ ਸਾਹੁ ਬਸਤ _ਤਹ। ਜਾ ਸਮ ਦੂਸਰ ਭਯੋ ਨ ਮਹਿ ਮਹ। 
ਤੇਜਵਾਨ ਬਲਵਾਨ _ਧਰਤ੍ਰੀ। _ਜਾਹਿਰ _ਚਹੂੰ ਓਰ _ਮਹਿ ਛੜ੍ਹਰੀ। _੨। 


ਦੰਹਰਾ” 
ਜਬ ਰਾਨੀ ਤਿਹ _ਕੁਅਰ ਕੋ ਰੂਪ _ਬਿਲੋਕਾ ਨੈਨ। 
ਰਹੀ ਮਗਨ ਹ੍ਹੈ ਮੈਨ ਮਦ ਬਿਸਰ ਗਈ ਸੁਧਿ ਐਨ। ੩। 
ਚੱਪਾਣ 
ਚਤੁਰ _ਸਹਚਰੀ _ਕੁਅਰਿ _ਹਕਾਰੀ। ਆਨਿ _ਕੁਅਰਿ ਤਨ _ਕੀਅਸ ਜੁਹਾਰੀ। 
ਚਿਤ ਕੋ ਭੇਦ ਸਕਲ ਤਿਹ _ਦੀਯੋ। ਵਾ ਕੇ ਤੀਰ ਪਠਾਵਨ ਕੀਯੋ। _੪। 


ਬਾਰ ਨ ਲਗੀ ਸਖੀ ਤਹ ਆਈ। ਆਨ ਕੁਅਰ ਤਨ ਬ੍ਰਿਥਾ ਜਤਾਈ। 
ਕੋ_ਪਰ ਅਟਕਤ ਨ੍ਰਿਪ ਤ੍ਰਿਯ ਭਈ। _ਛੂਟਹ ਕਸਬ ਲਗਨ _ਲਗਿ ਗਈ। _੫। 


ਅਬ ਵਹ ਧਾਮ ਕ੍ਰਿਤਾਰਥ ਕੀਜੈ। ਹ੍ਯਾ ਤੇ ਚਲਿ ਵਹਿ ਗ੍ਰਿਹ ਪਗੁ ਦੀਜੈ। 
ਉਠਹੁ ਕੁਅਰ ਜੂ _ਸ਼ਿਲਮ ਨ ਲੈਯੈ। ਰਾਜ ਤਰੁਨਿ ਕੇ ਸੇਜ ਸੁਹੈਯੈ। ੬। 


ਚਰਿਤ੍ਰ ਪਾਖਿਆਨ ੩0੫ 


ਜੇ ਇਸ ਨੂੰ ਰਾਜਾ ਵੇਖ ਲਏਗਾ, ਤਾਂ ਫਿਰ ਤੁਹਾਡੇ ਘਰ ਨਹੀਂ ਆਏਗਾ। ਇਸ ਨੁੰ 


ਆਪਣੀ ਇਸਤਰੀ ਬਣਾ ਲਵੇਗਾ ਅਤੇ ਹੇ ਪਿਆਰੀ! _ ਤੂੰ ਮੂੰਹ ਅੱਡੀ ਰਹਿ _ਜਾਵੇਂਗੀ।੨੨। 


(ਰਾਣੀ ਨੇ ਕਿਹਾ ਕਿ) ਤੂੰ ਚੰਗਾ ਕੀਤਾ ਜੋ ਦਸ ਦਿੱਤਾ ਹੈ। ਇਸਤਰੀ ਦੇ ਚਰਿਤੂ ਦੀ 
ਗਤੀ ਕਿਸੇ ਨੇ ਨਹੀਂ ਸਮਝੀ ਹੈ। ਉਸ ਨੂੰ ਪੁੱਤਰੀ ਦੇ ਭਵਨ ਵਿਚ ਹੀ ਰਖਿਆ ਅਤੇ ਰਾਜੇ 
ਨੂੰ ਇਸ ਦਾ ਕੋਈ ਭੇਦ ਨ ਦਸਿਆ।੨੩। 

ਜੋ ਰਾਜ ਕੁਮਾਰੀ ਚਾਹੁੰਦੀ ਸੀ, ਉਹੀ ਕੁਝ ਹੋ _ਗਿਆ। ਇਸ ਛਲ 
ਨੂੰ) ਛਲ ਗਈ। ਉਸ ਨੂੰ ਸਾਫ਼ ਤੌਰ ਤੇ ਘਰ ਵਿਚ ਰਖਿਆ ਅਤੇ ਰਾਜੇ ਨੂੰ ਰਾਣੀ ਨੇ 
ਗੱਲ ਨ ਦਸੀ।੨੪। 
ਦੰਹਰਾ 

ਇਹ ਚਰਿਤ੍ਰ (ਕਰ ਕੇ) ਉਸ ਕੁਮਾਰੀ ਨੇ ਆਪਣਾ ਯਾਰ ਪ੍ਰਾਪਤ ਕਰ _ਲਿਆ। ਸਾਰੀਆਂ 
ਇਸਤਰੀਆਂ ਮੂੰਹ _ਔਡੀ ਰਹਿ ਗਈਆਂ, _ਕੋਈ _ਵੀ ਭੇਦ ਨੂੰ ਸਮਝ _ਨ _ਸਕੀ।੨੫। ਦੇਵਤੇ, 
ਮੁਨੀ, ਨਾਗ, ਭੁਜੰਗ ਅਤੇ ਮੌਨੁਖ ਸਾਰੇ ਵਿਚਾਰੇ _ਕੀ ਹਨ, ਇਸਤਰੀਆਂ ਦੇ ਭੇਦ ਨੂੰ ਦੇਵਤੇ 
ਅਤੇ ਦੈਂਤ ਵੀ ਪਛਾਣ ਨਹੀਂ ਸਕੇ _ਹਨ।੨੬। 

/ਏਥੋ ਨੀ ਲਾਰਤੁੰਪ/ੱਕਆਨ ਦੇ ਤੁਆ ਲਾਰਤ੍ਹ` ਦੇ ਅੰਤਾਂ ਭੂਪ ਅੰਭਾਦ ਛੇ ੨੮੮ਵ' ਗਾਰਤਹ ਦੀ ਨਆਪਤੀ 

ਭਾ ਡ੍ਭ ਹੰ/ ੭੮੮/ ੫੬੭੭/ ਚਲਦਾ? 
ਦੰਹਰਾ 

ਬਗਦਾਦ ਦਾ ਇਕ _ਦਛਿਨ ਸੈਨ ਨਾਂ ਦਾ ਰਾਜਾ ਸੁਣਿਆ ਹੈ। ਉਸ ਦੀ ਇਸਤਰੀ 
ਦਛਿਨ ਦੇ (ਦੇਈ) ਸੀ ਜੋ ਰਤੀ ਦੇ ਸਰੂਪ ਵਰਗੀ _ਸੀ।੧। 
ਚੱਪਣਾ 

ਉਥੇ ਇਕ _ਕਮਲ ਕੇਤੁ ਨਾਂ ਦਾ ਸ਼ਾਹ ਰਹਿੰਦਾ ਸੀ, ਜਿਸ ਵਰਗਾ ਧਰਤੀ ਉਤੇ ਹੋਰ 
ਕੋਈ ਨਹੀਂ _ਸੀ। ਉਹ _ਤੇਜਵਾਨ, ਬਲਵਾਨ ਅਤੇ _ਅਸਤ੍ਰਧਾਰੀ ਸੀ ਅਤੇ ਚੌਹਾਂ ਪਾਸੇ ਛਤ੍ਰੀ ਰੂਪ 
ਵਿਚ ਪੁਸਿੱਧ _ਸੀ।੨। 
ਦੰਹਰਾ 

ਜਦ ਰਾਣੀ ਨੇ ਉਸ ਕੁਮਾਰ ਦਾ ਰੂਪ ਅੱਖਾਂ ਨਾਲ ਵੇਖਿਆ, ਤਾਂ ਉਹ ਕਾਮ ਵਸ ਹੋ ਕੇ 
ਘਰ ਦੀ ਹੋਸ਼ ਭੁਲ ਗਈ।ਤ। 
ਜੱਪਣਾ 

ਉਸ ਰਾਣੀ ਨੇ ਇਕ ਚਤੁਰ ਦਾਸੀ ਨੂੰ ਬੁਲਾਇਆ। (ਉਸ ਨੇ) ਆ ਕੇ ਰਾਣੀ ਨੂੰ ਪ੍ਰਨਾਮ 
ਕੀਤਾ। _ਉਸ ਨੂੰ ਮਨ ਦੀ ਸਾਰੀ ਗੱਲ ਦਸੀ ਅਤੇ ਉਸ (ਕੁਮਾਰ) ਪਾਸ (ਉਸ ਨੂੰ) ਭੇਜ 
ਦਿੱਤਾ।੪। 

(ਜ਼ਰਾ) ਦੇਰ ਨ ਲਗੀ ਅਤੇ ਦਾਸੀ ਉਥੇ ਆ ਪਹੁੰਚੀ। ਉਸ ਨੇ ਆ ਕੇ ਕੁਮਾਰ ਨੂੰ 
ਸਾਰੀ ਵਿਥਿਆ ਸੁਣਾਈ ਕਿ ਤੇਰੇ ਉਤੇ ਰਾਜੇ ਦੀ ਇਸਤਰੀ ਮੋਹਿਤ ਹੋ ਗਈ ਹੈ। (ਉਸ ਦਾ) 
ਕੰਮ ਕਾਰ ਛੁਟ ਗਿਆ ਹੈ, (ਬਸ ਇਕੋ) ਲਗਨ ਲਗ ਗਈ _ਹੈ।੫। 


ਘਰ ਚਰਨ ਪਾਓ। ਹੋ ਕੁਮਾਰ ਜੀ! ਜਲਦੀ ਉਠੋ, ਦੇਰ ਨ ਲਗਾਓ ਅਤੇ _ਰਾਜ ਰਾਣੀ ਦੀ 
ਸੇਜ ਨੂੰ ਸੁਹਾਵਣਾ ਕਰੋਂ।੬। 


੩ 0੬ 


ਸੀ _ਦਸਮ-ਗ੍ੂੰਥ _ਸਾਹਿਬ 


ਜਿਹ ਤਿਹ ਬਿਧ ਤਾ ਕੋ ਮਨ ਲੀਨਾ। ਆਨਿ ਮਿਲਾਇ _ਕੁਅਰਿ ਕਹ _ਦੀਨਾ। 
ਭਾਤਿ ਭਾਤਿ ਤਿਹ ਤਾਹਿ ਰਿਝਾਯੋ। ਚਾਰਿ ਪਹਰ _ਨਿਸਿ ਭੋਗ ਕਮਾਯੋ। _੭। 


ਕੇਲ ਕਰਤ _ਨਿਸਿ ਸਕਲ _ਬਿਹਾਨੀ। ਕਰਤ ਕਾਮ _ਕੀ ਕੋਟਿ ਕਹਾਨੀ। 
ਭਾਤਿ ਭਾਤਿ ਕੇ ਆਸਨ ਕਰਿ ਕੈ। ਕਾਮ ਤਪਤ ਸਭ ਹੀ ਕਹਿ ਹਰਿ ਕੈ। ੮। 


ਭੋਰ ਭਯੋ ਰਜਨੀ ਜਬ _ਗਈ। _ਭਾਤਿ ਭਾਤਿ ਚਿਰਈ ਚੁਹਚਈ। 
ਸੁਮਿਤ ਭਏ ਦੋਊ ਕੇਲ ਕਮਾਤੇ। ਏਕਹਿ ਸੇਜ ਸੋਏ ਰਸ ਮਾਤੇ। ੯। 


ਸੋਵਤ _ਤ੍ਯਾਗ _ਨੀਦਿ ਜਬ _ਜਗੇ। ਮਿਲਿ ਕਰਿ ਕੇਲ ਕਰਨ ਤਬ ਲਗੇ। 
ਆਸਨ _ਕਰਤ ਅਨੇਕ ਪ੍ਰਕਾਰਾ। ਕੋਕਹੁੰ ਤੇ ਦਸ _ਗੁਨ _ਬਿਸਤਾਰਾ। _੧0। 


ਕੇਲ ਕਮਾਤ ਅਧਿਕ ਰਸ ਮਾਤੈ। ਭੂਲਿ ਗਈ ਘਰ _ਕੀ_ਸੁਧਿ ਸਾਤੈ। 
ਚਿਤ _ਅਪਨੋ ਅਸ _ਕੀਯਾ _ਬਿਚਾਰਾ। ਪ੍ਰਗਟ ਮਿਤ _ਕੇ ਸਾਥ _ਉਚਾਰਾ। _੧੧। 


ਸੁਨਹੁ ਬਾਤ ਪ੍ਯਾਰੇ ਤੁਮ _ਮੇਰੀ। ਦਾਸੀ ਭਈ ਆਜ ਮੈ ਤੇਰੀ। 

ਮੇਰੇ ਤੋਟ ਦਰਬ ਕੀ ਨਾਹੀ। ਹਮ ਤੁਮ ਆਵਹੁ ਕਹੂੰ _ਸਿਧਾਹੀ। _੧੨। 
ਐਸੋ ਜਤਨ _ਮਿਤੁ ਕਛੁ _ਕਰਿਯੈ। ਅਪਨੇ ਲੈ ਮੁਹਿ ਸੰਗ _ਸਿਧਰਿਯੈ। 
ਅਤਿਥ ਭੇਸ ਦੋਊ ਧਰਿ ਲੈਹੈ। ਇਕ ਠਾ ਬੈਠ ਖਜਾਨਾ ਖੈਹੈ। ੧੩। 
ਜਾਰ _ਕਹਿਯੋ ਅਬਲਾ ਸੌ ਐਸੇ। ਤੁਹਿ ਨਿਕਸੇ ਲੈ ਕਰਿ ਸੈਗਿ ਕੈਸੇ। 
ਠਾਢੇ ਈਹਾ ਅਨਿਕ _ਰਖਵਾਰੇ। _ਨਭ ਕੇ ਜਾਤ ਪਖੇਰੂ _ਮਾਰੈ। _੧੪। 

ਜੋ ਤੁਹਿ ਮੁਹਿ ਕੌ ਨ੍ਰਿਪਤਿ ਨਿਹਾਰੈ। ਦੁਹੂੰਅਨ ਠੌਰ ਮਾਰਿ ਕਰ ਡਾਰੈ। 
ਤਾ ਤੇ ਤੁਮ ਅਸ ਕਰਹੁ ਉਪਾਵੈ। ਮੁਰ ਤੁਰ ਭੇਦ ਨ ਦੂਸਰ ਪਾਵੈ। ੧੫। 
ਸੂਰ ਸੂਰ ਕਰਿ ਗਿਰੀ ਤਰੂਨਿ ਧਰਿ। ਜਾਨੁਕ ਗਈ ਸਾਚੁ _ਦੈਕੈ ਮਰਿ। 
ਹਾਇ ਹਾਇ ਕਹ ਨਾਥ _ਉਚਾਈ। _ਬੈਦ ਲਏ ਸਭ _ਨਿਕਟਿ _ਬੁਲਾਈ। _੧੬। 


ਸਭ _ਬੈਦਨ ਸੌ ਨ੍ਰਿਪਤਿ _ਉਚਾਰਾ। ਯਾ _ਕੋ_ ਕਰਹੁ _ਕਛੂ _ਉਪਚਾਰਾ। 

ਜਾ ਤੇ ਰਾਨੀ ਮਰੈ ਨ ਪਾਵੈ। ਬਹੁਰਿ ਹਮਾਰੀ ਸੇਜ ਸੁਹਾਵੈ। ੧੭। 
ਬੋਲਤ _ਭੀ ਇਕ ਸਖੀ _ਸਿਯਾਨੀ। ਜਿਨ ਤ੍ਰਿਯ _ਕੀ _ਰਤਿ ਕ੍ਰਿਯਾ _ਪਛਾਨੀ। 
ਏਕ _ਨਾਰਿ ਬੈਦਨੀ ਹਮਾਰੇ। ਜਿਹ ਆਗੇ ਕ੍ਯਾ _ਬੈਦ _ਬਿਚਾਰੇ। _੧੮। 


ਜੋ ਰਾਜਾ ਤੁਮ ਤਾਹਿ ਬੁਲਾਵੋ। _ਤਾਹੀ ਤੇ ਉਪਚਾਰ _ਕਰਾਵੋ। 
ਰਾਨੀ _ਬਚੈ _ਬਿਲੰਬ ਨ _ਲਾਵੈ। ਬਹੁਰਿ _ਤਿਹਾਰੀ ਸੇਜ ਸੁਹਾਵੈ। ੧੯। 


ਸੋਈ ਬਾਤ _ਰਾਜੈ ਜਬ _ਮਾਨੀ। _ਬੋਲ _ਪਠਾਈ _ਵਹੈ _ਸਿਯਾਨੀ। 
ਜੋ ਤਿਨ ਪੁਰਖ ਨਾਰਿ ਕਰਿ ਭਾਖਾ। _ ਤਾਹੀ ਕਹ _ਬੈਦਨਿ ਕਰਿ ਰਾਖਾ। ੨0। 


ਚਰਿਤ੍ਰ ਪਾਖਿਆਨ ੩0੭ 


(ਦਾਸੀ ਨੇ) ਜਿਵੇਂ ਕਿਵੇਂ ਉਸ ਦਾ ਮਨ ਜਿਤ ਲਿਆ ਅਤੇ ਲਿਆ ਕੇ ਰਾਣੀ ਨੂੰ ਮਿਲਾ 
ਦਿੱਤਾ। ਉਸ ਨੇ ਭਾਂਤ ਭਾਂਤ _ਨਾਲ _ਰਾਣੀ ਨੂੰ ਰਿਝਾਇਆ ਅਤੇ ਚਾਰ _ਪਹਿਰ _ਰਾਤ _ਸੈਯੋਗ 
ਕੀਤਾ।੭। 

ਕਾਮ-ਕੇਲ ਕਰਦਿਆਂ ਸਾਰੀ ਰਾਤ ਬੀਤ 
ਕਰਦੇ ਰਹੇ। ਭਾਂਤ ਭਾਂਤ ਦੇ ਆਸਣ ਕਰ ਕੇ ਕਾਮ 


ਜਦੋ ਰਾਤ ਬੀਤ ਗਈ ਅਤੇ ਸਵੇਰ ਹੋ 
ਚਿਚਲਾਉਣ _ਲਗੀਆਂ। _ਕਾਮ _ਕਰਦਿਆਂ ਦੋਵੇ ਥਕ 
ਹੋਏ ਇਕੋ ਸੇਜ ਉਤੇ ਸੌਂ _ਗਏ।੯। 

ਸੌਣ ਤੋਂ ਬਾਦ ਜਦ ਨੀਂਦਰ ਨੂੰ ਤਿਆਗ ਕੇ ਜਾਗੇ, ਤਦ (ਫਿਰ) ਮਿਲ ਕੇ ਕਾਮ-ਕ੍ਰੀੜਾ 
ਕਰਨ _ਲਗ _ਗਏ। ਅਨੇਕ _ਤਰ੍ਹਾਂ ਦੇ ਆਸਣ _ਕਰਨ ਲਗੇ, ਜੋ _ਕੋਕ ਸ਼ਾਸਤਰ ਤੋਂ _ਦਸ ਗੁਣਾਂ 
ਜ਼ਿਆਦਾ ਸਨ।੧0। 

ਕਾਮ-ਕ੍ਰੀੜਾ ਕਰਨ ਵਿਚ _ਬਹੁਤ ਮਗਨ _ਹੋ__ਗਏ ਅਤੇ ਘਰ _ਦੀ ਸੱਤੇ ਸੁੱਧਾਂ ਭੂਲ 
ਗਏ। (ਉਸ ਰਾਣੀ ਨੇ) ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ ਅਤੇ ਮਿਤਰ ਨੂੰ ਸਪਸ਼ਟ 
ਦਸਿਆ--।੧੧। 

ਹੇ ਪਿਆਰੇ! ਤੁਸੀਂ ਮੇਰੀ ਗੱਲ ਸੁਣੋ। ਮੈਂ ਅਜ ਤੋਂ ਤੁਹਾਡੀ ਦਾਸੀ ਹੋਂ ਗਈ ਹਾਂ। ਮੈਨੂੰ ਧਨ 
ਦੀ ਕੋਈ ਘਾਟ ਨਹੀਂ _ਹੈ। (ਇਸ ਲਈ) ਆਓ ਤੁਸੀਂ ਅਤੇ ਮੈਂ ਕਿਧਰੇ ਨਿਕਲ ਚਲੀਏ।੧੨। 

ਹੇ ਮਿਤਰ! ਕੋਈ ਅਜਿਹਾ ਯਤਨ ਕਰੋਂ _ਕਿ ਮੈਨੂੰ ਨਾਲ ਲੈ ਕੇ ਚਲੇ ਜਾਓ। ਦੋਵੇਂ ਸਾਧ- 
ਭੇਸ ਧਾਰਨ ਕਰ ਲਵਾਂਗੇ ਅਤੇ ਇਕ ਥਾਂ ਤੇ ਟਿਕ ਕੇ ਖਜ਼ਾਨਾ ਖਾਵਾਂਗੇ।੧੩। 

ਯਾਰ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ--ਮੈਂ ਤੈਨੂੰ ਨਾਲ ਲੈ ਕੇ ਕਿਵੇਂ ਨਿਕਲਾਂ। ਇਥੇ 
ਅਨੇਕ ਰਖਵਾਲੇ ਖੜੋਤੇ ਹਨ ਜੋ ਆਕਾਸ਼ ਵਿਚ ਉਡਦੇ ਪੰਖੇਰੂਆਂ ਨੂੰ ਵੀ ਮਾਰ ਦਿੰਦੇ ਹਨ।੧੪। 

ਜੇ ਤੈਨੂੰ ਅਤੇ ਮੈਨੂੰ ਰਾਜਾ ਵੇਖ ਲਵੇ ਤਾਂ ਸਾਨੂੰ ਦੋਹਾਂ ਨੂੰ ਥਾਂ ਮਾਰ ਦੇਵੇ। ਇਸ ਲਈ ਤੂੰ 
ਅਜਿਹਾ ਉਪਾ ਕਰ ਕਿ ਮੇਰੇ ਤੇਰੇ ਬਿਨਾ ਹੋਰ ਕੋਈ ਭੇਦ ਨ ਪਾ ਸਕੇ।੧੫। 

(ਰਾਣੀ ਨੇ ਤੁਰਤ _ਚਰਿਤੂ _ਖੇਡਿਆ) 'ਸੂਲ ਸੂਲ” ਕਰਦੀ ਰਾਣੀ ਧਰਤੀ ਉਤੇ ਡਿਗ 
ਪਈ। _(ਇੰਜ ਲਗਣ ਲਗੀ) ਮਾਨੋ ਸਚੀ ਮਰ ਗਈ ਹੋਵੇ। “ਹਾਇ ਹਾਇ” ਕਹਿ ਕੇ ਪਤੀ 
ਨੂੰ ਬੁਲਾਉਣ _ਲਗੀ। (ਉਸ ਨੇ) ਸਾਰੇ ਨੂੰ `ਕੋਲ ਬੁਲਾ _ਲਿਆ।੧੬। 

ਸਾਰਿਆਂ ਵੈਦਾਂ ਪੁਤਿ ਰਾਜੇ ਨੇ ਕਿਹਾ ਕਿ ਇਸ ਦਾ ਕੁਝ ਉਪਚਾਰ ਕਰੋ। ਤਾਂ ਜੋ ਰਾਣੀ 
ਮਰ ਨ ਸਕੇ ਅਤੇ ਮੇਰੀ ਸੇਜ ਨੂੰ ਫਿਰ ਤੋਂ ਸੁਹਾਵਣਾ _ਬਣਾਵੇ।੧੭। 

(ਇੰਨੇ ਵਿਚ) ਇਕ _ਸਿਆਣੀ ਸਖੀ ਬੋਲ ਪਈ ਜਿਸ ਨੇ ਰਾਣੀ ਦੀ _ਰਤੀ-ਕ੍ਰੀੜਾ ਨੂੰ 


ਸਮਝਿਆ ਹੋਇਆ _ਸੀ। (ਕਹਿਣ ਲਗੀ ਕਿ) ਸਾਡੇ ਇਕ ਇਸਤਰੀ ਵੈਦਣ ਹੈ। ਉਸ (ਦੀ 
ਯੋਗਤਾ) ਅਗੇ _ਵੈਦ ਵਿਚਾਰੇ ਕੀ _ਹਨ।੧੮। 

ਹੇ ਰਾਜਨ! ਜੇ ਤੁਸੀਂ ਉਸ ਨੂੰ ਬੁਲਾਓ ਅਤੇ ਉਸ ਕੋਲੋਂ ਇਲਾਜ _ਕਰਾਓ। (ਤਾਂ ਉਹ) 
ਦੇਰ ਨਹੀਂ ਲਗਾਏਗੀ ਅਤੇ ਰਾਣੀ ਬਚ _ਜਾਵੇਗੀ। ਫਿਰ ਤੁਹਾਡੀ ਸੇਜ ਨੂੰ ਸੁਹਾਵਣਾ 
ਕਰੋਗੀ।੧੯। 

ਜਦ ਰਾਜੇ ਨੇ ਉਹ ਗੱਲ ਮੰਨ ਲਈ ਤਾਂ ਉਸ ਸਿਆਣੀ (ਵੈਦਣ) ਨੂੰ ਬੁਲਵਾ ਲਿਆ। 
ਜੋ ਪੁਰਸ਼ ਉਨ੍ਹਾਂ ਨੇ ਇਸਤਰੀ ਕਰ ਕੇ ਦਸਿਆ ਹੋਇਆ ਸੀ, ਉਸੇ ਨੂੰ ਵੈਦਣ ਕਰ ਕੇ ਰਖ 
ਦਿਆ।੨0। 


ਅਤੇ ਕਾਮ ਸੰਬੰਧੀ ਬਹੁਤ ਗੱਲਾਂ 
ਸਾਰੇ ਤਾਪ ਨੂੰ ਦੂਰ _ਕਰ ਦਿੱਤਾ।੮। 


੧ %੧ 


ਮੁਚੀ 
ਵੈਦਾਂ 


੩0੮ 


ਸੀ _ਦਸਮ-ਗ੍ੂੰਥ _ਸਾਹਿਬ 


ਤਬੈ ਰਾਜਾ ਪਹਿ _ਗਈ। ਤਾਹਿ ਤਰੁਨਿ ਕਰਿ ਲ੍ਯਾਵਤ _ਭਈ। 
ਤਿਨ ਤ੍ਰਿਯ ਕੀ ਨਾਰਿ ਨਿਹਾਰੀ। ਰਾਜਾ ਸੋ _ਇਹ _ਭਾਤਿ ਉਚਾਰੀ। ੨੧। 


ਰਾਜ _ਰੋਂਗ _ਰਾਨੀ ਕਹ _ਧਰਿਯੋ। ਜਾਤਿ _ਸਿਤਾਬੀ ਦੂਰਿ ਨ ਕਰਿਯੋ। 
ਆਠ ਬਰਿਸ ਲਗਿ ਰਹੈ ਜੁ ਕੋਈ। ਯਾ ਕੋ ਦੂਰਿ ਦੂਖ ਤਬ ਹੋਈ। ੨੨। 


ਸੋਈ ਸਤਿ ਨ੍ਰਿਪਤਿ ਕਰਿ ਮਾਨੀ। ਜਿਹ ਬਿਧਿ ਤਾ ਸੌ ਜਾਰ ਬਖਾਨੀ। 
ਤਾ ਕੇ ਧਾਮ ਬੈਦਨੀ ਰਾਖੀ। ਜੋ ਨਰ ਤੇ ਇਸਤ੍ਰੀ ਕਰਿ ਭਾਖੀ। ੨੩। 


ਰੈਨਿ ਦਿਵਸ ਤਾ ਕੇ ਸੋ ਰਹੈ। ਭੋਗ ਕਰੈ ਤਰੂਨੀ ਜਬ ਚਹੈ। 
ਮੂਰਖ ਰਾਵ ਭੇਦ ਨਹਿ ਪਾਯੋ। ਆਠ _ਬਰਿਸ ਲਗਿ ਮੂੰਡ ਮੁੰਡਾਯੋ। ੨੪। 


ਦੰਹਰਾ 
ਇਹ ਚਰਿਤੁ ਤਿਨ ਚੰਚਲਾ ਨ੍ਰਿਪ ਕਹ _ਛਲਾ _ਸੁਧਾਰਿ। 
ਆਠਿ _ਬਰਸਿ _ਮਿਤ੍ਰਹਿ _ਭਜਿਯੋ _ਸਕਿਯੋ ਨ ਮੂੜ _ਬਿਚਾਰਿ। ੨੫। _੧। 


/ਛਤ ਸੀ ਯਾੰਰਤ੍ਹ ਪਖ੍ਹਯਾਨੇ ਤਰਲਾ ਲਾਰੇਤ੍ਹੇ ਅਰ ਭੂਆ ਅੰਕਾਦੇ ਛੋਟ ਸੈਂ ਛਨਨਵੇ ਲਹੈ ਜਪਤ 


ਡਾ ਨਭ# ਸ੍ਤ/ ੨੮੯/ ੪੫%੨/ ਆਫੜੰ/ 


ਚੱਪਾਣ? 
ਪੂਰਬ ਦੇਸ ਏਕ ਨ੍ਰਿਪ ਰਹੈ। ਪੂਰਬ ਸੈਨ ਨਾਮ ਜਗ ਕਹੈ। 
ਪੂਰਬ ਦੇ ਤਾ ਕੇ ਘਰ ਨਾਰੀ। ਜਾ ਸਮ ਲਗਤ ਨ ਦੇਵ ਕੁਮਾਰੀ। ੧। 


ਰੂਪ ਸੈਨ ਛਤ੍ਰੀ ਇਕ ਤਹਾ। ਤਾ ਸਮ ਸੁੰਦਰ ਕਹੂੰ ਨ ਕਹਾ। 
ਅਪੁਮਾਨ ਤਿਹ ਤੇਜ _ਬਿਰਾਜੈ। _ਨਰੀ _ਨਾਗਨਿਨ ਕੋ ਮਨੁ _ਲਾਜੈ। _੨। 


ਰਾਜ ਤਰੁਨਿ ਜਬ ਤਾਹਿ ਨਿਹਾਰਾ। ਮਨ ਬਚ ਕ੍ਰਮ ਇਹ ਭਾਤਿ _ਬਿਚਾਰਾ। 
ਕੈਸੇ ਕੇਲ ਸੁ ਯਾ ਸੰਗ ਕਰੌ। ਨਾਤਰ ਮਾਰਿ ਕਟਾਰੀ ਮਰੋਂ। ੩। 


ਮਿਤਰ ਜਾਨਿ ਇਕ ਹਿਤੂ ਹਕਾਰੀ। ਤਾ ਪ੍ਰਤਿ ਚਿਤ ਕੀ ਬਾਤ _ਉਚਾਰੀ। 
ਕੈ ਇਹ ਮੁਹਿ ਤੈ ਦੇਹਿ ਮਿਲਾਈ। ਨਾਤਰ ਮੁਹਿ ਨ ਨਿਰਖਿ ਹੈ ਆਈ। ੪। 


ਦੰਹਰਾ 
ਕੈ ਸਜਨੀ ਮੁਹਿ ਮਿਤੁ ਕਹ ਅਬ ਹੀ ਦੇਹੁ ਮਿਲਾਇ। 
ਨਾਤਰ ਰਾਨੀ ਮਿਤ ਕੌ ਬਹੁਰਿ _ਨਿਰਖਿਯਹੁ _ਆਇ। _੫। 
ਦੱਪਣ? 
ਜਬ _ਇਹ _ਭਾਤਿ ਉਚਾਰੋ _ਰਾਨੀ। ਜਾਨਿ ਗਈ ਤਬ ਸਖੀ _ਸਿਯਾਨੀ। 
ਯਾ ਕੀ ਲਗਨ ਮਿਤ ਸੌ ਲਾਗੀ। ਤਾ ਤੇ ਨੀਦ ਭੂਖ _ਸਭ _ਭਾਗੀ। ੬। 


ਚਰਿਤ੍ਰ ਪਾਖਿਆਨ ੩0੯ 


ਇਸਤਰੀ ਦੀ ਨਾੜੀ (ਨਬਜ਼) ਨੂੰ ਵੇਖਿਆ, ਤਾਂ ਰਾਜੇ ਨੂੰ ਇਸ ਤਰ੍ਹਾਂ 
ਕਿਹਾ--।੨੧। 
ਰਾਣੀ ਨੂੰ ਰਾਜ ਰੋਗ (ਤਪੇਦਿਕ) ਹੋ ਗਿਆ ਹੈ ਜੋ ਜਲਦੀ ਠੀਕ ਨਹੀਂ_ਹੋ_ ਸਕਦਾ। ਜੇ 
ਕੋਈ ਔਠ ਸਾਲ ਤਕ _ਲਗ ਕੇ (ਇਲਾਜ) ਕਰੇਗਾ, ਤਦ ਇਸ ਦਾ ਦੁਖ ਦੂਰ ਹੋਵੇਗਾ।੨੨। 

ਰਾਜੇ ਨੇ ਉਹ ਸਚ ਕਰ ਕੇ ਮੰਨ ਲਿਆ, ਜਿਸ ਤਰ੍ਹਾਂ ਉਸ ਨੂੰ (ਰਾਣੀ ਦੇ) ਯਾਰ ਨੇ 
ਦਸਿਆ। ਉਸ (ਰਾਣੀ) ਦੇ ਘਰ ਵੈਦਣ ਰਖ ਦਿੱਤੀ, ਜੋ ਪੁਰਸ਼ ਤੋਂ ਇਸਤਰੀ ਕਰ ਕੇ ਦਸੀ 
ਗਈ _ਸੀ।੨੩। 

ਉਹ _(ਵੈਦਣ) ਰਾਤ ਦਿਨ ਉਥੇ _ਰਹਿੰਦੀ ਅਤੇ ਜਦ ਰਾਣੀ ਚਾਹੁੰਦੀ ਭੋਗ ਬਿਲਾਸ 
ਕਰਦੀ। ਮੂਰਖ ਰਾਜੇ ਨੇ ਇਸ ਭੇਦ ਨੂੰ ਨ ਸਮਝਿਆ ਅਤੇ ਅੱਠ ਸਾਲ ਤਕ ਸਿਰ ਮੁਨਵਾਉਂਦਾ 
ਰਿਹਾ (ਭਾਵ ਛਲਿਆ ਜਾਂਦਾ _ਰਿਹਾ)।੨੪। 
ਦੰਹਰਾ 

ਇਸ ਚਰਿਤ੍ਰ _ਨਾਲ _ਉਸ _ਚੰਚਲਾ (ਰਾਣੀ) ਨੇ ਰਾਜੇ ਨੂੰ ਚੰਗੀ ਤਰ੍ਹਾਂ ਛਲ _ਲਿਆ। 
(ਉਸ ਨੇ) ਔਠ ਸਾਲ ਤਕ _ਮਿਤਰ _ਨਾਲ _ਸੈਯੋਗ ਸੁਖ ਮਾਣਿਆ, ਪਰ ਮੂਰਖ _ਰਾਜਾ ਵਿਚਾਰ 
ਨ _ਸਕਿਆ।੨੫। 

ਏਥੋਂ ਸੰ ਗੰਰੇਤੰਪ/ਮਿਆਨ ਦੇ ਤੁ ਗਾਰੇੜੂ ਦੇ ਮੰਤ ਭੂਪ ਸੰਬਾਦ ਦੇ ੨੮੯੬ਵ' ਾਰੇੜ੍ਹ ਲੀ ਸਮਘਤ 

ਭਾ ਲਭ _ਹੀ/ ੨੮੯/ ੫੫02/ ਚਲਟਾ/ 

ਚੱਪਣਾ 

ਪੂਰਬ (ਦਿਸ਼ਾ) ਦੇ (ਇਕ) ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ। ਉਹ ਪੂਰਬ ਸੈਨ ਦੇ 
ਨਾਂ ਨਾਲ _ਜਗਤ _ਵਿਚ ਜਾਣਿਆ ਜਾਂਦਾ ਸੀ। ਉਸ ਦੇ ਘਰ ਪੂਰਬ ਦੇ (ਦੇਈ) ਨਾਂ ਦੀ 
ਇਸਤਰੀ ਸੀ। _ਉਸ ਵਰਗੀ ਦੇਵ ਕੁਮਾਰੀ ਵੀ ਨਹੀਂ ਲਗਦੀ _ਸੀ।੧। 

ਉਥੇ ਇਕ ਰੂਪ ਸੈਨ ਛਤ੍ਰੀ ਵੀ ਰਹਿੰਦਾ ਸੀ। _ਉਸ ਵਰਗਾ ਸੁੰਦਰ ਕੋਈ ਵੀ ਕਿਤੇ 
ਨਹੀਂ _ਸੀ। ਉਸ ਦਾ ਅਪਾਰ ਤੇਜ ਸ਼ੋਭਦਾ ਸੀ (ਜਿਸ ਨੂੰ ਵੇਖ ਕੇ) ਮੌਨੁਖ ਇਸਤਰੀਆਂ ਅਤੇ 
ਨਾਗ ਇਸਤਰੀਆਂ ਦਾ ਮਨ _ਲਜਾ ਜਾਂਦਾ _ਸੀ।੨। 

ਰਾਣੀ ਨੇ ਜਦ ਉਸ ਨੂੰ ਵੇਖਿਆ, ਤਾਂ ਮਨ ਬਚਨ _ਅਤੇ ਕਰਮ _ਕਰ ਕੇ ਇਸ ਤਰ੍ਹਾਂ 
ਸੋਚਣ ਲਗੀ ਕਿ ਇਸ ਨਾਲ ਕਿਸ ਤਰ੍ਹਾਂ ਕਾਮ-ਕ੍ਰੀੜਾ ਕਰਾਂ, ਨਹੀਂ ਤਾਂ ਕਟਾਰ ਮਾਰ ਕੇ ਮਰ 
ਜਾਵਾਂ।੩। 

ਮਿਤਰ ਸਮਝ ਕੇ ਉਸ ਨੇ ਇਕ ਹਿਤ ਕਰਨ ਵਾਲੀ (ਸਖੀ) ਨੂੰ ਬੁਲਾਇਆ ਅਤੇ ਉਸ 
ਨਾਲ ਚਿਤ ਦੀ ਗੱਲ ਕੀਤੀ। ਜਾਂ _ਤਾਂ ਇਹ ਮੈਨੂੰ ਮਿਲਾ ਦੇ, ਨਹੀਂ ਤਾਂ ਮੈਨੂੰ ਆ ਕੇ ਨ 
ਵੇਖੀਂ।੪। 
ਦੰਹਰਾ 

ਹੇ ਸਖੀ! ਜਾਂ ਤਾਂ ਮੈਨੂੰ ਹੁਣੇ ਮਿਤਰ ਨਾਲ ਮਿਲਾ ਦੇ, ਨਹੀਂ ਤਾਂ ਫਿਰ ਰਾਣੀ ਨੂੰ ਮਰਿਆ 
ਹੋਇਆ ਆ ਕੇ ਵੇਖੀਂ।੫। 
ਜੱਪਣਾ 

ਜਦ ਰਾਣੀ ਨੇ ਇਸ ਤਰ੍ਹਾਂ ਕਿਹਾ ਤਦ ਉਹ ਸਿਆਣੀ ਸਖੀ ਜਾਣ ਗਈ। ਇਸ ਦੀ ਮਿਤਰ 
ਨਾਲ ਲਗਨ ਲਗ ਗਈ ਹੈ। ਉਸ ਕਰ ਕੇ (ਇਸ ਦੀ) ਨੀਂਦਰ ਭੁਖ ਸਭ ਭਜ ਗਈ ਹੈ।੬। 


੩੧0 


ਸੀ _ਦਸਮ-ਗ੍ੰਥ _ਸਾਹਿਬ 


%7ੜਾਲ਼ 
ਤਨਿਕ ਨ ਲਗੀ ਅਵਾਰ ਸਜਨ _ਕੈ ਘਰ ਗਈ। 
ਬਹੁ ਬਿਧਿ ਤਾਹਿ ਪ੍ਰਬੋਧਤ ਤਹ _ਲ੍ਯਾਵਤ _ਭਈ। 
ਜਹ ਆਗੇ ਤ੍ਰਿਯ ਬੈਠੀ ਸੇਜ ਡਸਾਇ ਕੈ। 
ਹੋ ਤਹੀ ਤਵਨ ਕਹ ਹਿਤੂ ਨਿਕਾਸਿਯੋ ਲ੍ਯਾਇ ਕੈ। _੭। 


ਚੱਪਣਾ 
ਉਠਿ ਕਰਿ ਕੁਅਰਿ _ਅਲਿੰਗਨ _ਕਿਯੋ। _ਭਾਤਿ _ਭਾਤਿ _ਚੁੰਬਨ ਤਿਹ ਲਿਯੋ। 
ਕਾਮ ਕੇਲ ਰੁਚਿ ਮਾਨ _ਕਮਾਯੋ। _ਭਾਂਗਿ ਅਫੀਮ ਸਰਾਬ _ਚੜਾਯੋ। _੮। 


ਜਬ ਮਦ ਕਰਿ ਮਤਵਾਰਾ ਕਿਯੋ। ਭੁਜ ਤੇ ਪਕਰਿ ਸੇਜ ਪਰ ਦਿਯੋ। 
ਅਧਿਕ _ਮਾਨਿ ਰੁਚਿ ਗਰੇ _ਲਗਾਯੋ। _ਉਛਰਿ _ਉਛਰਿ ਕਰਿ ਭੋਗ ਕਮਾਯੋ। ੯। 


ਏਕ _ਤਰੁਨ ਦੂਸਰ ਮਦ ਮਾਤੋ। _ਤੀਸਰ ਭੋਗ _ਤਰੁਨਿ ਕੇ ਰਾਤੋ। 
ਦੁਹੂੰਅਨ ਮਧ ਹਾਰ ਕੋ ਮਾਨੈ। ਚਾਰਹੁ ਬੇਦ ਭੇਦ ਇਹ ਜਾਨੈ। _੧0। 


ਜਬ _ਤ੍ਰਿਯ _ਤਰੁਨਿ ਤਰੁਨ ਕਹ ਪਾਵੈ। ਛਿਨ ਛਤਿਯਾ ਤੇ ਛੋਰਿ ਨ ਭਾਵੈ। 
ਗਹਿ ਗਹਿ ਤਾ ਕਹ ਗਰੇ _ਲਗਾਵੈ। ਚਾਰਿ ਪਹਿਰ ਨਿਸਿ ਭੋਗ _ਕਮਾਵੈ। ੧੧। 


ਭੋਗ ਕਰਤ ਤਰੁਨੀ ਬਸਿ ਭਈ। ਪਰ ਕੀ ਤੇ ਵਾ ਕੀ ਹੈ ਗਈ। 
ਛਿਨ ਇਕ ਛੈਲ ਨ ਛੋਰਿਯੋ ਜਾਵੈ। _ਛੈਲਿਯਹਿ ਯਾਰ _ਛਬੀਲੋ _ਭਾਵੈ। _੧੨। 


ਕੋਕਸਾਰ ਕੇ ਮਤਨ ਉਚਾਰੈ। ਅਮਲ ਪਾਨ ਕਰਿ ਦ੍ਰਿੜ ਰਤਿ ਧਾਰੈ। 
ਆਨ ਪੁਰਖ ਕੀ _ਕਾਨਿ ਨ ਕਰਹੀ। _ਭਾਤਿ ਭਾਤਿ ਕੇ ਭੋਗਨ ਭਰਹੀ। ੧੩। 


ਪੋਸਤ ਭਾਂਗ ਅਫੀਮ _ਮੰਗਾਵੈ। ਏਕ _ਖਾਟ ਪਰ _ਬੈਠਿ _ਚੜਾਵੈ। 
ਹਸਿ ਹਸਿ ਕਰਿ ਦੋਊ ਜਾਂਘਨ ਲੇਹੀ। ਰਾਜ ਤਰੁਨਿ ਕੌ ਬਹੁ ਸੁਖ ਦੇਹੀ। ੧੪। 


ਭੋਗ ਕਰਤ _ਨਿਸਿ ਸਕਲ _ਬਿਤਾਵੈ। ਸੋਇ ਰਹੈ ਉਠਿ _ਕੇਲਿ ਕਮਾਵੈ। 
ਫਿਰਿ ਫਿਰਿ ਤ੍ਰਿਯ ਆਸਨ ਕਹ ਲੈਕੈ। _ਭਾਤਿ ਭਾਤਿ ਕੈ ਚੁੰਬਨ ਕੈਕੈ। ੧੫। 


ਭੋਗ ਕਰਤ _ਤਰੁਨਿਯਹਿ _ਰਿਝਾਯੋ। _ਭਾਤਿ ਅਨਿਕ _ਤਿਨ ਕੇਲ _ਮਚਾਯੋ। 
ਇਹ ਬਿਧਿ ਹੋ ਹਸਿ ਤਾਹਿ ਉਚਾਰੋ। ਕਹੌ ਜੁ ਤੁਮ ਸੋ ਸੁਨਹੋ _ਪ੍ਯਾਰੋ। ੧੬। 


ਜਬ _ਤਰੁਨੀ ਸੰਗ ਦ੍ਰਿੜ _ਰਤਿ _ਕਰੀ। _ਭਾਤਿ ਭਾਤਿ ਕੇ ਭੋਗਨ _ਭਰੀ। 
ਰੀਝਿ ਤਰੁਨਿ ਇਹ ਭਾਤਿ ਉਚਾਰੀ। ਮਿਤੁ ਭਈ ਮੈ ਦਾਸ ਤਿਹਾਰੀ। ੧੭। 


ਚਰਿਤ੍ਰ ਪਾਖਿਆਨ ੩੧੧ 


੭%/ਤਲ 
ਜ਼ਰਾ ਵੀ ਦੇਰ ਨ ਲਗੀ ਅਤੇ (ਉਹ ਦਾਸੀ) ਮਿਤਰ ਦੇ ਘਰ ਜਾ _ਪਹੁੰਚੀ। ਉਸ ਨੂੰ 
ਬਹੁਤ ਤੜ੍ਹਾਂ ਨਾਲ ਸਮਝਾ ਕੇ ਉਥੇ ਲੈ ਆਈ, ਜਿਥੇ ਅਗੇ ਰਾਣੀ ਸੇਜ ਵਿਛਾ ਕੇ ਬੈਠੀ ਹੋਈ 


ਸੀ। ਉਥੇ ਹੀ ਉਸ ਦੇ ਮਿਤਰ ਨੂੰ ਲੈ ਕੇ ਆ ਪਹੁੰਚੀ।੭। 


ਚੱਪਾਣ? 
ਰਾਣੀ ਨੇ ਉਠ ਕੇ (ਯਾਰ ਨੂੰ) ਗਲਵਕੜੀ ਵਿਚ _ਲਿਆ। ਕਈ ਤਰ੍ਹਾਂ ਨਾਲ ਉਸ ਦੇ 
ਚੁੰਬਨ _ਲਏ। _ਮਨ ਪਸੰਦ _ਦੀ _ਕਾਮ-ਕ੍ਰੀੜਾ _ਕੀਤੀ। ਭੰਗ, _ਅਫ਼ੀਮ _ਅਤੇ ਸ਼ਰਾਬ _ਪੀਤੀ।੮। 


ਜਦ ਸ਼ਰਾਬ ਪਿਲਾ ਕੇ (ਉਸ ਨੂੰ) ਮਤਵਾਲਾ _ਕਰ ਦਿੱਤਾ ਤਾਂ _ਬਾਹੋਂ ਪਕੜ _ਕੇ ਸੇਜ 
ਉਪਰ _ਪਾ__ਲਿਆ। ਬਹੁਤ ਪ੍ਰਸੰਨ ਹੋਕੇ _(ਉਸ ਨੂੰ) ਗਲੇ ਨਾਲ ਲਗਾਇਆ _ਅਤੇ _ਉਛਲ 
ਉਛਲ _ਕੇ ਉਸ ਨਾਲ ਸੈਯੋਗ _ਕੀਤਾ।੯। 

ਇਕ ਜਵਾਨ _ਅਤੇ ਦੂਜਾ _ਸ਼ਰਾਬ _ਨਾਲ _ਮਸਤ _ਅਤੇ ਤੀਜਾ ਨੌਜਵਾਨ ਇਸਤਰੀ _ਨਾਲ 
ਭੋਗ ਵਿਚ ਮਗਨ, ਦਸੋ (ਇਨ੍ਹਾਂ) ਦੋਹਾਂ ਵਿਚੋਂ ਹਾਰ ਕੌਣ ਮੰਨੇ। ਚਾਰੇ ਵੇਦ ਇਸ ਭੇਦ ਨੂੰ 
ਜਾਣਦੇ ਹਨ।੧0। 

ਜਦ ਕੋਈ ਜਵਾਨ ਇਸਤਰੀ ਜਵਾਨ ਮਰਦ ਨੂੰ ਪ੍ਰਾਪਤ _ਕਰਦੀ ਹੈ, ਤਾਂ ਛਿਣ ਭਰ 
ਲਈ ਵੀ ਛਾਤੀ ਨਾਲ ਵਖਰਾ ਕਰਨਾ ਪਸੰਦ ਨਹੀਂ _ਕਰਦੀ। (ਰਾਣੀ) ਪਕੜ ਪਕੜ ਕੇ ਉਸ 
ਨੂੰ ਗਲੇ ਨਾਲ _ਲਗਾਉਂਦੀ ਸੀ ਅਤੇ _ਚਾਰ _ਪਹਿਰ ਰਾਤ _ਤਕ _ਭੋਗ _ਕਰਦੀ ਰਹੀ __ਸੀ।੧੧। 

ਭੋਗ ਕਰਦਿਆਂ ਰਾਣੀ ਉਸ ਦੇ ਵਸ ਵਿਚ ਹੋ ਗਈ। ਉਹ ਪਰਾਈ (ਇਸਤਰੀ) ਹੁਣ 
ਉਸ ਦੀ ਹੋ ਗਈ। ਇਕ ਛਿਣ ਲਈ ਵੀ (ਉਸ) ਪੁਰਸ਼ ਨੂੰ ਛਡਿਆ ਨਹੀਂ ਜਾ ਰਿਹਾ ਸੀ। 
(ਉਸ) ਨੌਜਵਾਨ (ਰਾਣੀ ਨੂੰ) ਜਵਾਨ ਯਾਰ _ਚੰਗਾ ਲਗ ਰਿਹਾ __ਸੀ।੧੨। 

ਕੋਕ ਸ਼ਾਸਤਰ ਦੇ ਪਾਠ ('ਮਤਨ”) ਨੂੰ ਉਚਾਰਦੇ ਸਨ ਅਤੇ ਅਮਲ ਪੀ ਕੇ ਚੰਗੀ ਤਰ੍ਹਾਂ 
ਨਾਲ _ਰਤੀ-ਕ੍ਰੀੜਾ _ਕਰਦੇ _ਸਨ। (ਉਹ) ਕਿਸੇ ਹੋਰ ਪੁਰਸ਼ ਦੀ ਪਰਵਾਹ _ਨਹੀਂ ਕਰਦੇ ਸਨ 
ਅਤੇ ਭਾਂਤ ਭਾਂਤ ਦੇ ਭੋਗ ਕਰ ਕੇ ਤ੍ਰਿਪਤ ਹੋ ਰਹੇ _ਸਨ।੧੩। 

ਪੋਸਤ, ਭੰਗ _ਅਤੇ ਅਫ਼ੀਮ ਮੰਗਵਾ ਕੇ ਇਕ ਮੰਜੇ _ਉਤੇ _ਬੈਠ _ਕੇ ਚੜ੍ਹਾ ਰਹੇ __ਸਨ। 
(ਉਹ ਪੁਰਸ਼) ਹਸ ਹਸ ਕੇ ਰਾਣੀ ਦੀਆਂ ਦੋਵੇਂ ਟੰਗਾਂ ਪਕੜ ਰਿਹਾ ਸੀ ਅਤੇ (ਉਸ ਨੂੰ) 
ਬਹੁਤ ਸੁਖ _ਦੇ ਰਿਹਾ ਸੀ।੧੪। 

ਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ ਅਤੇ ਸੌਂ ਕੇ ਉਠਦੇ (ਤਾਂ ਫਿਰ) ਰਤੀ-ਕ੍ਰੀੜਾ 
ਕਰਨ ਲਗ _ਜਾਂਦੇ। ਉਹ ਫਿਰ ਫਿਰ ਇਸਤਰੀ ਨਾਲ ਆਸਣ _ਜਮਾਂਦਾ ਅਤੇ ਭਾਂਤ ਭਾਂਤ ਦੇ 
ਚੁੰਬਨ ਕਰਦਾ।੧੫। 

ਭੋਗ ਕਰ ਕੇ ਉਸ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ ਅਤੇ ਅਨੇਕ ਤਰ੍ਹਾਂ _ਨਾਲ 


ਉਸ ਨੇ ਰਤੀ-ਕ੍ਰੀੜਾ _ਕੀਤੀ। ਉਸ (ਰਾਣੀ) ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ-- ਹੇ 


੨ 


ਪਿਆਰੇ! ਜੋ ਤੁਹਾਨੂੰ ਕਹਾਂ, ਉਸ _ਨੂੰ _ਸੁਣੋ।੧੬। 

ਜਦ (ਉਸ ਨੇ) ਇਸਤਰੀ ਨਾਲ ਚੰਗੀ _ਤਤ੍ਹਾਂ _ਕਾਮ-ਕ੍ਰੀੜਾ _ਕੀਤੀ ਅਤੇ ਭਾਂਤ ਭਾਂਤ ਦੇ 
ਭੋਗਾਂ ਨਾਲ ਰਜਾ _ਦਿੱਤੀ। ਤਾਂ ਇਸਤਰੀ ਨੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਕਿਹਾ ਹੇ ਮਿਤਰ! ਮੈਂ 
(ਹੁਣ) ਤੇਰੀ ਦਾਸੀ ਹੋ__ਗਈ ਹਾਂ।੧੭। 


੩੧੨ 


ਸੀ _ਦਸਮ-ਗ੍ਰੰਥ _ਸਾਹਿਬ 


ਅਬ ਜੌ ਕਹੋ ਨੀਰ ਭਰਿ ਲ੍ਯਾਊ। _ਬਾਰ ਅਨੇਕ ਬਜਾਰ _ਬਿਕਾਊ। 
ਜੇ ਤੁਮ ਕਹੋ ਵਹੈ ਮੈ ਕਰਿਹੌ। ਔਰ ਕਿਸੂ ਤੇ ਨੈਕੁ ਨ ਡਰਿਹੋ। ੧੮। 


ਮਿਤਰ ਬਿਹਸਿ ਇਹ _ਭਾਤਿ ਉਚਾਰਾ। ਅਬ ਮੈ ਭਯੋ ਗੁਲਾਮ _ਤਿਹਾਰਾ। 
ਤੋ ਸੀ ਤਰੁਨਿ ਭੋਗ ਕਹ ਪਾਈ। __ਪੂਰਨ ਭਈ ਮੋਰਿ ਭਗਤਾਈ। _੧੯। 


ਅਬ ਇਹ ਬਾਤ ਚਿਤ ਮੈ ਮੇਰੇ। ਸੋ ਮੈ ਕਹਤ ਯਾਰ ਸੰਗ ਤੇਰੇ। 
ਅਬ ਕਛੁ ਐਸ ਉਪਾਵ ਬਨੈਯੈ। ਜਾ ਤੇ ਤੋ ਕਹ ਸਦਾ _ਹੈਢੈਯੈ। ੨0। 


ਅਬ ਤੁਮ ਐਸ ਚਰਿਤੁ _ਬਨਾਵਹੁ। ਜਾ ਤੇ ਮੋਹਿ ਸਦਾ ਤੁਮ ਪਾਵਹੁ। 
ਭੇਦ ਦੂਸਰੋ ਪੁਰਖ ਨ ਪਾਵੈ। ਲਹੈ ਨ ਸ੍ਰਾਨ ਨ ਭੂਸਨ ਆਵੈ। ੨੧। 


ਰਾਨੀ ਸੁਨੀ ਬਾਤ ਐਸੀ ਜਬ। ਬਚਨ ਕਹਾ _ਹਸਿ ਕਰਿ ਪਿਯ ਸੋ _ਤਬ। 
ਰੋਮ ਨਾਸ ਤੁਮ ਬਦਨ _ਲਗਾਵਹੁ। __ਸਕਲ ਨਾਰਿ ਕੋ ਭੇਸ ਬਨਾਵਹੁ। _੨੨। 


ਰੋਮਾਂਤਕ _ਰਾਨਿਯਹਿ _ਮੰਗਾਯੋ। _ਤਾ _ਕੇ ਬਦਨ _ਸਾਥ _ਲੈ ਲਾਯੋ। 
ਸਭ ਹੀ ਕੇਸ ਦੂਰਿ ਜਬ ਭਏ। ਤਾ ਕਹ ਬਸਤੁ ਨਾਰਿ ਕੇ ਦਏ। ੨੩। 


ਬੀਨਾ ਦਈ ਕੰਧ ਤਾ ਕੈ ਪਰ। _ਸੁਨਨ ਨਮਿਤਿ ਰਾਖਿਯੋ ਤਾ ਕੌ ਘਰ। 
ਜਬ ਰਾਜਾ ਤਾ ਕੇ ਗ੍ਰਿਹ ਆਵੈ। ਤਬ ਤੰਤ੍ਰੀ ਸੌ_ਬੈਠਿ ਬਜਾਵੈ। ੨੪ 


ਰਾਜ _ਬੀਨ ਸੁਨਿ ਤ੍ਰਿਯ ਤਿਹ _ਮਾਨੈ। ਪੁਰਖ _ਵਾਹਿ ਇਸਤ੍ਰੀ ਪਹਿਚਾਨੈ। 
ਤਾ ਕੋ ਹੇਰਿ ਰੂਪ ਲਲਚਾਨਾ। _ਘਰ _ਬਾਹਰ _ਤਜਿ ਭਯੋ _ਦਿਵਾਨਾ। ੨੫। 


ਇਕ _ਦੂਤੀ ਤਬ ਰਾਇ ਬੁਲਾਇਸਿ। ਅਧਿਕ _ਦਰਬ ਦੈ ਤਹਾ _ਪਠਾਇਸਿ। 
ਜਬ _ਰਾਨੀ ਐਸੇ ਸੁਨਿ ਪਾਈ। ਬਚਨ ਕਹਾ ਤਾ ਸੋ ਮੁਸਕਾਈ। ੨੬। 


ਜਿਨਿ ਤੋਂ ਕੋ ਰਾਜਾ ਯਹ ਬਰੈ। ਹਮ ਸੋ ਨੇਹੁ ਸਕਲ ਤਜਿ ਡਰੈ। 
ਮੈ ਅਪਨੇ ਸੰਗ ਲੈ ਤੁਹਿ ਸ੍ਰੈਹੋ। _ਚਿਤ ਕੇ ਸਕਲ ਸੋਕ ਕਹ ਥ੍ਹੈਹੋ। ੨੭। 
ਜੋ ਤਾ ਪਹਿ ਨ੍ਰਿਪ ਸਖੀ ਪਠਾਵੈ। ਸੋ _ਚਲਿ ਤੀਰ ਤਵਨ ਕੈ ਆਵੈ। 
ਰਾਨੀ ਕੇ ਸੰਗ ਸੋਤ ਨਿਹਾਰੈ। ਇਹ ਬਿਧਿ ਨ੍ਰਿਪ ਸੋ ਜਾਇ ਉਚਾਰੈ। ੨੮। 


ਰਾਨੀ ਨ੍ਰਿਪਤਿ ਭੇਦ ਲਖ ਗਈ। ਤਾ ਤੇ ਵਹਿ ਛੋਰਤ ਨਹਿ ਭਈ। 
ਅਪਨੇ ਸੰਗ ਤਾਹਿ ਲੈ ਸੋਈ। ਹਮਰੋ ਦਾਵ ਨ ਲਾਗਤ ਕੋਈ। ੨੯। 


ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਵੈ। __ਤਹ ਤਿਹ ਆਪੁ ਬਿਲੋਕਨ ਆਵੈ। 
ਤ੍ਰਿਯ ਸੋ ਸੋਤ ਜਾਰ ਕੋ_ਹੇਰੈ। ਨਿਹਫਲ ਜਾਇ ਤਿਨੈ ਨਾਹਿ _ਛੇਰੈ। ੩0। 


ਚਰਿਤ੍ਰ ਪਾਖਿਆਨ ੩੧੩ 


ਜੇ ਹੁਣ ਕਹੋ ਤਾਂ ਪਾਣੀ ਭਰ ਲਿਆਵਾਂ, (ਜਾਂ ਤੁਹਾਡੇ ਲਈ) ਬਾਜ਼ਾਰ ਵਿਚ ਅਨੇਕ 
ਵਾਰ ਵਿਕਾਂ। ਜੋ ਤੁਸੀਂ ਕਹੋ, ਉਹੀ ਮੈਂ ਕਰਾਂ ਅਤੇ ਹੋਰ ਕਿਸੇ ਤੋਂ ਜ਼ਰਾ ਜਿੰਨੀ ਵੀ ਨਹੀਂ 
ਡਰਾਂ।੧੮। 

ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ! ਮੈਂ ਹੁਣ ਤੇਰਾ ਗ਼ੁਲਾਮ ਹੋ ਗਿਆ ਹਾਂ। ਤੇਰੇ 
ਵਰਗੀ ਇਸਤਰੀ ਸੰਯੋਗ ਲਈ ਪ੍ਰਾਪਤ ਹੋਈ ਹੈ। (ਇਸ ਤਰ੍ਹਾਂ) ਮੇਰੀ ਭਗਤੀ ਪੂਰੀ ਹੋ ਗਈ 
ਹੈ।੧੯। 

ਹੁਣ ਮੇਰੇ ਚਿਤ ਵਿਚ ਇਹ ਗੌਲ ਹੈ, ਹੇ ਪ੍ਰਿਯਾ! ਉਹ ਤੇਰੇ ਨਾਲ ਸਾਂਝੀ ਕਰਦਾ ਹਾਂ। 
ਹੁਣ ਕੋਈ ਅਜਿਹਾ ਉਪਾ ਕਰੀਏ ਜਿਸ _ਨਾਲ (ਮੈਂ) ਤੈਨੂੰ ਸਦਾ ਮਾਣਦਾ _ਰਹਾਂ।੨0। 

ਹੁਣ ਤੂੰ (ਕੋਈ) ਅਜਿਹਾ ਚਰਿਤਰ ਖੇਡ ਜਿਸ ਕਰ ਕੇ ਤੂੰ ਮੈਨੂੰ ਸਦਾ ਲਈ ਪ੍ਰਾਪਤ ਕਰ 
ਲੈਏ। (ਇਸ ਗੱਲ ਦਾ) ਭੇਦ ਕੋਈ ਦੂਜਾ ਬੰਦਾ ਨ ਪਾ ਸਕੇ। ਨ ਕੁੱਤਾ ਵੇਖੇ ਅਤੇ ਨ ਭੌਂਕਣ 
ਲਈ ਆਵੇ।੨੧। 

ਰਾਣੀ ਨੇ ਜਦ _ਇਸ ਤਰ੍ਹਾਂ ਦੀ ਗੱਲ ਸੁਣੀ, ਤਦ ਹਸ ਕੇ ਪ੍ਰੀਤਮ ਨਾਲ ਇਸ ਤਰ੍ਹਾਂ 
ਬੋਲ ਸਾਂਝੇ _ਕੀਤੇ। (ਉਸ ਨੇ ਕਿਹਾ--) ਤੂੰ ਆਪਣੇ ਮੁਖ (“ਬਦਨ”) ਉਤੇ ਰੋਮਨਾਸਨੀ ਲਗਾ _ਲ! 
ਅਤੇ ਇਸਤਰੀ ਦਾ ਸਾਰਾ ਭੇਸ ਬਣਾ ਲ0।੨੨। 

ਰਾਣੀ ਨੇ _ਰੋਮਨਾਸਨੀ ਮੰਗਵਾਈ ਅਤੇ ਲ ਕੇ ਉਸ ਦੇ ਸਾਰੇ ਮੂੰਹ ਉਤੇ ਲਗਾ _ਦਿੱਤੀ। 
ਜਦ (ਮੂੰਹ ਦੇ) ਸਾਰੇ ਵਾਲ ਉਤਰ ਗਏ, ਤਾਂ ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ।੨੩। 

ਉਸ ਦੇ ਮੋਢੇ ਉਤੇ ਵੀਣਾ ਟਿਕਾ ਦਿੱਤੀ ਅਤੇ (ਸੰਗੀਤ) ਸੁਣਨ ਲਈ ਉਸ ਨੂੰ ਘਰ 
ਰਖ _ਲਿਆ। ਜਦ ਰਾਜਾ ਉਸ (ਰਾਣੀ) ਦੇ ਘਰ ਆਉਂਦਾ, ਤਦ ਉਹ ਬੈਠ ਕੇ ਤੰਤੀ 
ਵਜਾਉ'ਦੀ।੨੪। 

ਰਾਜਾ (ਉਸ ਤੋਂ) ਵੀਣਾ ਸੁਣ ਕੇ ਉਸ ਨੂੰ ਇਸਤਰੀ ਮੰਨਦਾ ਅਤੇ ਉਸ ਪੁਰਸ਼ ਨੂੰ 
(ਉਹ) ਇਸਤਰੀ _ਸਮਝਦਾ। _ਉਸ ਦਾ ਰੂਪ ਵੇਖ ਕੇ (ਰਾਜਾ) ਲਲਚਾ _ਗਿਆ ਅਤੇ ਘਰ 
ਬਾਹਰ _ਛਡ ਕੇ (ਉਸ ਦਾ) ਦੀਵਾਨਾ ਹੋ _ਗਿਆ।੨੫। 


ਤਦ ਰਾਜੇ ਨੇ ਇਕ ਦੂਤੀ ਨੂੰ ਬੁਲਾਇਆ ਅਤੇ ਬਹੁਤ ਧਨ ਦੇ ਕੇ ਉਸ ਪਾਸ ਭੇਜਿਆ। 
ਜਦ ਰਾਣੀ ਨੇ ਇਸ ਤਰ੍ਹਾਂ ਦੀ (ਗੱਲ) ਸੁਣੀ, ਤਾਂ ਹਸ ਕੇ ਉਸ ਨੂੰ ਕਹਿਣ ਲਗੀ।੨੬। 


ਮਤਾਂ ਇਹ ਰਾਜਾ _ਤੈਨੂੰ ਵਰ ਲਵੇ ਅਤੇ ਮੇਰੇ ਨਾਲ ਸਾਰਾ ਸਨੇਹ ਛਡ ਦੇਵੇਂ। ਮੈਂ ਤੈਨੂੰ 
ਆਪਣੇ _ਨਾਲ ਲੈ ਕੇ _ਸਵਾਂਗੀ ਅਤੇ _ਚਿਤ _ਦੇ ਸਾਰੇ ਗਮ _ਦੂਰ _ਕਰ _ਦਿਆਂਗੀ।੨੭। 


ਉਸ ਪਾਸ (ਜਦ) ਰਾਜਾ ਸਖੀ ਨੂੰ ਭੇਜਦਾ ਅਤੇ ਉਹ ਚਲ ਕੇ ਉਸ ਪਾਸ ਆਉਂਦੀ। 


(ਤਾਂ) ਉਸ _ ਨੂੰ ਰਾਣੀ ਨਾਲ ਸੁਤਿਆਂ ਵੇਖਦੀ ਅਤੇ ਉਸੇ _ ਤਰ੍ਹਾਂ ਰਾਜੇ ਨੂੰ `ਜਾ _ਦਸਦੀ।੨੮। 
(ਰਾਜੇ ਨੇ ਸੋਚਿਆ ਕਿ) ਰਾਣੀ ਮੇਰਾ ਭੇਦ ਸਮਝ ਗਈ ਹੈ, ਇਸ ਲਈ ਉਹ (ਉਸ ਨੂੰ) 
ਛਡ ਨਹੀਂ _ਰਹੀ। (ਇਸੇ ਲਈ) ਉਸ ਨੂੰ ਨਾਲ ਲ| ਕੇ ਸੋਂਦੀ ਹੈ ਅਤੇ ਮੇਰਾ ਕੋਈ ਦਾਓ ਨਹੀਂ 
ਲਗਦਾ ਹੈ।੨੯। 
ਜਦ ਰਾਜਾ ਇਸ ਤਰ੍ਹਾਂ ਸੁਣਦਾ ਤਾਂ ਉਥੇ ਆਪ ਵੇਖਣ ਲਈ _ਆਉਂਦਾ। (ਜਦ) ਉਹ 
(ਆਪਣੀ) ਯਾਰ ਨੂੰ ਰਾਣੀ ਨਾਲ ਸੁਤਾ ਵੇਖਦਾ, ਤਾਂ ਉਨ੍ਹਾਂ ਨੂੰ ਨ ਛੇੜਦਾ (ਅਤੇ ਉਸ ਦਾ 
ਉਦਮ) _ਨਿਸਫਲ ਹੋ__ਜਾਂਦਾ।੩0। 


੨੩੧੪ 


ਮਾਥੋਂ ਧੁਨ੍ਯੋ ਨ੍ਰਿਪਤਿ ਸੌ _ਕਹਿਯੋ। _ਹਮਰੋ ਭੇਦ _ਰਾਨਿਯਹਿ _ਲਹਿਯੋ। 
ਤਾ ਤੇ ਯਾਹਿ ਸੰਗ ਲੈ ਸੋਈ। ਮੇਰੀ ਘਾਤ ਨ ਲਾਗਤ _ਕੋਈ। _੩੧। 
ਉਨ ਰਾਨੀ ਐਸੋ ਤਬ _ਕੀਯੋ। ਭੇਦ _ਭਾਖਿ ਸਖਯਿਨ ਸਭ ਦੀਯੋ। 
ਜੋ ਇਹ ਸੋਤ ਅਨਤ ਨ੍ਰਿਪ ਪਾਵੈ। _ਪਕਰਿ _ਭੋਗਬੇ ਕਾਜ ਮੰਗਾਵੈ। ੩੨। 
ਮੈ ਸੋਵਤ ਤਾ ਤੇ ਇਹ ਸੰਗਾ। ਅਪਨੇ ਜੋਰ ਅੰਗ ਸੋ _ਅੰਗਾ। 
ਭਲੀ ਭਲੀ _ਇਸਤ੍ਰਿਨ ਸਭ _ਭਾਖੀ। ਜ੍ਯੋ _ਤ੍ਯੋ ਨਾਰਿ ਨਾਹ ਤੇ _ਰਾਖੀ। ੩੩। 
ਦਿਨ ਦੇਖਤ ਰਾਨੀ ਤਿਹ ਸੰਗਾ। ਸੋਵਤ ਜੋਰ ਅੰਗ ਸੋ ਅੰਗਾ। 
ਮੂਰਖ ਰਾਵ ਭੇਦ ਨਹਿ ਪਾਵੈ। ਕੋਰੋ ਅਪਨੋ ਮੂੰਡ ਮੁਡਾਵੈ। ੩੪। ੧। 
/ਏੱਤਾ ਨੰ ਗਾਰੇਤ੍ਹ ਪਖੂਯਾਨੋ /ਤੈਯਾ ਗਾਠਤੇ ਮੰਤ ਭੂਪ ਨੰਭਾਦੇ ਦੋਇ ਯੌ ਨਲ ਯਾਰੇਤ੍ਰ ਸਮਾਪਤਮ 

ਗਤ ਨਭ#ਆ ਸਤ? _੨੯0/ ੫੫੩੬/ %ਫਰੀੰ/ 

ਚੱਪਣਾ 

ਪਛਿਮਾਵਤੀ ਨਗਰ _ਇਕ ਸੋਹੈ। _ਪਸਚਿਮ ਸੈਨ ਨ੍ਰਿਪਤਿ ਤਹ ਕੋ ਹੈ। 
ਪਸਚਿਮ ਦੇ ਰਾਨੀ ਤਾ ਕੇ ਘਰ। ਰਹਤ ਪੰਡਿਤਾ ਸਕਲ ਲੋਭਿ _ਕਰਿ। ੧। 


ਅਧਿਕ ਰੂਪ ਰਾਨੀ ਕੋ _ਰਹੈ। ਜਗ ਤਿਹ ਦੁਤਿਯ ਚੰਦੂਮਾ ਕਹੈ। 
ਤਾ ਪਰ ਰੀਝਿ ਨ੍ਰਿਪਤਿ ਕੀ ਭਾਰੀ। ਜਾਨਤ _ਊਚ _ਨੀਚਿ ਪਨਿਹਾਰੀ। ੨। 


ਤਹ ਹੁਤੋ ਰਾਇ _ਦਿਲਵਾਲੀ। _ਜਾਨਕ _ਦੂਸਰਾਂਸੁ ਹੈ _ਮਾਲੀ। 

ਸੋ ਪਹਿ ਜਾਤ ਨ ਪੁਭਾ ਬਖਾਨੀ। ਉਰਝਿ ਰਹੀ ਦੁਤਿ ਹੇਰਤ ਰਾਨੀ। ੩। 
ਤਾ ਸੌ ਅਧਿਕ ਸਨੇਹ ਬਢਾਯੋ। ਏਕ ਦਿਵਸ ਗ੍ਰਿਹ ਬੋਲਿ ਪਠਾਯੋ। 
ਸੋ ਤਬ ਹੀ ਸੁਨਿ ਬਚ ਪਹ ਗਯੋ। ਭੇਟਤ ਰਾਜ ਕੁਅਰਿ ਕਹ _ਭਯੋ। ੪। 


ਪੋਸਤ ਭਾਂਗ ਅਫੀਮ _ਮੰਗਾਈ। ਏਕ ਸੇਜ ਪਰ _ਬੈਠਿ ਚੜਾਈ। 
ਜਬ ਮਦ ਸੋ ਮਤਵਾਰੇ ਭਏ। ਤਬ ਹੀ ਸੋਕ ਬਿਸਰਿ ਸਭ ਗਏ। ੫। 


ਏਕ ਸੇਜ ਪਰ _ਬੈਠਿ _ਕਲੋਲਹਿ। ਰਸ ਕੀ ਕਥਾ ਰਸਿਕ ਮਿਲਿ ਬੋਲਹਿ। 
ਚੁੰਬਨ ਔਰ _ਅਲਿੰਗਨ _ਕਰਹੀ। _ਭਾਤਿ _ਭਾਤਿ ਕੇ ਭੋਗਨ _ਭਰਹੀ। _੬। 


ਰਾਨੀ _ਰਮਤ ਅਧਿਕ _ਉਰਝਾਈ। _ਭੋਗ _ਗਏ _ਦਿਲਵਾਲੀ _ਰਾਈ। 
ਚਿਤ ਅਪਨੈ ਇਹ ਭਾਤਿ ਬਿਚਾਰੋਂ। ਮੈ ਯਾਹੀ ਕੇ ਸੰਗ _ਸਿਧਾਰੋ। _੭। 


ਰਾਜ ਪਾਟ ਮੇਰੇ _ਕਿੰਹ ਕਾਜਾ। ਮੋਕਹ ਨਹੀ _ਸੁਹਾਵਤ ਰਾਜਾ। 
ਮੈ ਸਾਜਨ ਕੇ ਸਾਥ ਸਿਧੈਹੌ। ਭਲੀ ਬੁਰੀ ਸਿਰ ਮਾਝ ਸਹੈਹੌ। ੮। 


ਚਰਿਤ੍ਰ ਪਾਖਿਆਨ ੩੧੫ 


ਰਾਜੇ ਨੇ ਮੌਥੇ (ਸਿਰ) ਨੂੰ ਹਿਲਾਇਆ ਅਤੇ ਇਸ ਤਰ੍ਹਾਂ (ਮਨ ਵਿਚ) ਕਿਹਾ ਕਿ ਰਾਣੀ 
ਪਤਾ ਲਗ ਗਿਆ ਹੈ। ਇਸ ਲਈ ਇਸ ਨੂੰ ਨਾਲ ਲੈ ਕੇ ਸੁਤੀ ਪਈ ਹੈ 

ਅਤੇ ਮੇਰਾ ਕੋਈ _ਦਾਓ ਨਹੀਂ ਲਗ _ਰਿਹਾ।੩੧। 

ਉਸ ਰਾਣੀ ਨੇ ਤਦ ਇਸ ਤਰ੍ਹਾਂ ਕੀਤਾ ਅਤੇ ਸਭ _ਦਾਸੀਆਂ ਨੂੰ ਭੇਦ ਸਮਝਾ ਦਿੱਤਾ ਕਿ 
ਜੇ ਰਾਜਾ ਇਸ ਨੂੰ ਹੋਰ ਕਿਤੇ ਸੁਤੀ ਹੋਈ ਵੇਖੇਗਾ ਤਾਂ ਭੋਗ ਕਰਨ ਲਈ ਮੰਗਵਾ ਲਵੇਗਾ।੩੨। 

ਇਸ ਲਈ ਮੈਂ ਇਸ ਨਾਲ ਅੰਗ ਨਾਲ ਅੰਗ ਜੋੜ ਕੇ _ਸੌਂਦੀ ਹਾਂ। ਸਾਰੀਆਂ _ਦਾਸੀਆਂ 
ਨੇ (ਰਾਣੀ ਦੀ ਗੌਲ ਸੁਣ ਕੇ) 'ਭਲੀ ਭਲੀ” ਕਿਹਾ ਅਤੇ ਜਿਵੇਂ ਕਿਵੇਂ (ਮਰਦ ਤੋਂ) ਇਸਤਰੀ 
(ਬਣੀ) ਨੂੰ ਰਾਜੇ ਤੋਂ _ਬਚਾਇਆ।੩੩। 

ਰਾਣੀ ਦਿਨ ਵਿਚ ਸਭ _ਦੇ ਵੇਖਦਿਆਂ ਉਸ _ਨਾਲ ਅੰਗ ਨਾਲ ਅੰਗ ਮਿਲਾ ਕੇ _ ਸੌਂਦੀ। 
ਮੂਰਖ ਰਾਜਾ ਭੇਦ ਨਹੀਂ ਸਮਝ ਰਿਹਾ ਸੀ ਅਤੇ ਸੁਕਾ ਹੀ ਸਿਰ ਮੁੰਨਵਾ ਰਿਹਾ ਸੀ।੩੪। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸੰਲਾਦ ਦੇ ੨੯%ਵ' ਗਰੇਤੂ ਦੀ ਸਮਪਤ£ 

ਭਾ ਲਭ _ਹੰ/ _੭੯6/ ੫੫੩੬/ ਚਲਦਾ? 


ਚੱਪਾਣ 

ਪਛਿਮਾਵਤੀ ਨਾਂ ਦਾ ਇਕ ਨਗਰ _ਸੀ। ਉਥੋਂ ਦਾ ਰਾਜਾ ਪਸਚਿਮ ਸੈਨ ਸੀ। ਉਸ ਦੇ 
ਘਰ ਪਸਚਿਮ ਦੇ (ਦੇਈ) ਨਾਂ ਦੀ ਰਾਣੀ ਸੀ (ਜਿਸ ਨੂੰ ਵੇਖ ਕੇ) ਪੰਡਿਤ ਵੀ ਲੋਭਾਇਮਾਨ ਹੋ 
ਜਾਂਦੇ ਸਨ।੧। 


ਰਾਣੀ ਦੀ ਬਹੁਤ ਰੂਪ ਸੁੰਦਰਤਾ _ਸੀ। _ਜਗਤ _ਉਸ ਨੂੰ ਦੂਜਾ _ਚੰਦੂਮਾ _ਕਹਿੰਦਾ ਸੀ। 
ਉਸ ਉਤੇ ਰਾਜੇ ਦੀ ਬਹੁਤ ਰੀਝ _ਸੀ। (ਇਸ ਗੱਲ ਨੂੰ) ਅਮੀਰ ਗ਼ਰੀਬ ਅਤੇ _ਪਨਿਹਾਰਨਾਂ 
ਤਕ ਜਾਣਦੀਆਂ ਸਨ।੨। 

ਉਥੇ ਇਕ _ਦਿਲਵਾਲੀ ਰਾਇ (ਨਾਂ ਦਾ ਵਿਅਕਤੀ) ਹੁੰਦਾ ਸੀ। (ਜੋ ਇੰਜ ਲਗਦਾ ਸੀ) 
ਮਾਨੋ ਦੂਜਾ ਸੂਰਜ ('ਅੰਸ਼ੁਮਾਲੀ) ਹੋਵੇ। ਉਸ ਦੀ ਪ੍ਰਭਾ ਦਾ (ਮੇਰੇ ਤੋਂ) ਵਰਣਨ ਨਹੀਂ ਕੀਤਾ 
ਜਾ _ਸਕਦਾ। (ਉਸ ਦੀ) ਸੁੰਦਰਤਾ ਨੂੰ ਵੇਖ _ਕੇ ਰਾਣੀ ਮੋਹਿਤ ਹੋ ਗਈ।੩। 

ਉਸ ਨਾਲ (ਰਾਣੀ ਨੇ) ਬਹੁਤ ਸਨੇਹ ਵਧਾ ਲਿਆ ਅਤੇ (ਉਸ ਨੂੰ) ਇਕ ਦਿਨ ਘਰ 
ਬੁਲਾ ਲਿਆ। ਉਹ ਤਦ ਹੀ ਬੋਲ ਸੁਣ ਕੇ (ਉਸ ਕੋਲ) ਗਿਆ ਅਤੇ ਰਾਣੀ ਨੂੰ ਜਾ ਕੇ 
ਜਿਲਿਆ।8। 

(ਰਾਣੀ ਨੇ) ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ ਅਤੇ ਇਕੋ 
ਗ੍ਰਹਿਣ ਕੀਤੀ। ਜਦ (ਦੋਵੇਂ) ਨਸ਼ੇ ਨਾਲ _ਮਤਵਾਲੇ ਹੋ ਗਏ, ਤਦ ਹੀ 
ਗਏ।੫। 

ਇਕੋ ਸੇਜ ਉਤੇ ਬੈਠ ਕੇ ਕਲੋਲ ਕਰਨ ਲਗੇ ਅਤੇ (ਦੋਵੇਂ) ਰਸਿਕ ਰਸ ਦੀਆਂ ਗੱਲਾਂ 
ਕਰਨ _ਲਗੇ। _(ਉਹ) ਚੁੰਬਨ ਅਤੇ _ਆਲਿੰਗਨ ਕਰਦੇ ਅਤੇ _ਭਾਂਤ ਭਾਂਤ ਦੇ ਭਰਪੂਰ ਭੋਗ 
ਕਰਦੇ ।੬। 

ਰਾਣੀ (ਉਸ ਨਾਲ) _ਰਮਣ ਕਰਦਿਆਂ ਬਹੁਤ ਮੋਹਿਤ ਹੋ __ਗਈ। _ਦਿਲਵਾਲੀ ਰਾਇ 
ਭੋਗ ਕਰ ਕੇ ਚਲੇ _ਗਏ। (ਰਾਣੀ ਨੇ) ਆਪਣੇ ਚਿਤ ਵਿਚ ਇਸ ਤਰ੍ਹਾਂ ਸੋਚਿਆ ਕਿ ਮੈਂ ਵੀ 

ਇਹ 


010 


ਸੇਜ ਉਤੇ ਬੈਠ 
ਸਾਰੇ ਗਮ ਦੂਰ 


ਇਸ ਨਾਲ _ਹੀ ਚਲੀ _ਜਾਵਾਂ।੭। 
(ਇਹ) ਰਾਜ-ਪਾਟ ਮੇਰੇ ਕਿਸ ਕੰਮ 
ਮੈਂ ਸੌਜਨ ਦੇ ਨਾਲ ਜਾਵਾਂਗੀ ਅਤੇ ਮਾੜੀ _ਚੰਗੀ ਆਪਣੇ _ਸਿਰ _ਉਤੇ _ਸਹਾਂਗੀ।੮। 


੩੧੬ 


ਸੀ _ਦਸਮ-ਗ੍ੂੰਥ _ਸਾਹਿਬ 


ਜਹਾ ਸਿੰਘ ਮਾਰਤ ਬਨ _ਮਾਹੀ। ਸੁਨਾ ਦੋਹਰਾ ਏਕ ਤਹਾ ਹੀ। 
ਚੜਿ _ਝੰਪਾਨ ਤਿਹ ਠੌਰ _ਸਿਧਾਈ। ਮਿਤ੍ਰਹਿ ਤਹੀ ਸਹੇਟ _ਬਤਾਈ। ੯। 


ਮਹਾ ਗਹਿਰ ਬਨ ਮੈ ਜਬ _ਗਈ। _ਲਘੁ ਇਛਾ ਕਹ _ਉਤਰਤ ਭਈ। 
ਤਹ ਤੇ ਗਈ ਮਿਤ੍ਰ ਕੇ ਸੰਗਾ। ਛਿਤ ਮੈ ਡਾਰਿ ਸ੍ਰੋਣ ਕੇ ਰੰਗਾ। ੧0। 


ਜਬ _ਤ੍ਰਿਯ ਸਾਥ ਸਜਨ ਕੇ ਗਈ। ਤਬ ਅਸ ਸਖੀ ਪੁਕਾਰਤ ਭਈ। 
ਲਏ ਸਿੰਘ ਰਾਨੀ ਕਹ _ਜਾਈ। ਕੋਊ ਆਨਿ ਲੇਹੁ ਛੁਟਕਾਈ। _੧੧। 
ਸੂਰਨ ਸਿੰਘ ਨਾਮ ਸੁਨਿ ਪਾਯੋ। ਤ੍ੁਸਤ ਭਏ ਅਸ ਕਰਨ _ਉਚਾਯੋ। 
ਜਾਇ ਭੇਦ ਰਾਜਾ ਤਨ ਦਯੋਂ। ਲੈ ਕਰਿ ਸਿੰਘ ਰਾਨਿਯਹਿ _ਗਯੋ। _੧੨। 
ਨ੍ਹਿਪ ਧੁਨਿ ਸੀਸ ਬਾਇ ਮੁਖ ਰਹਾ। ਹੋਨਹਾਰ ਭਯੋ ਹੋਤ ਸੁ _ਕਹਾ। 
ਭੇਦ ਅਭੇਦ _ਕਛੂ ਨਹਿ _ਪਾਯੋ। ਲੈ ਰਾਨੀ ਕਹ ਜਾਰ _ਸਿਧਾਯੋ। ੧੩। ੧। 
/ਛਤ ਸੀ ਯਾੰਠਤਹ ੫ਖ੍ਹਯਾਨੇ ਰਨ ਲਾਰੇਤ੍ਹੇ ਅਰ ਭੂਪ ਅੰਕਾਦੇ ਲੋਟ ਤੌਂ /ਟੈਰ੍ਯਨਵ ਲਾੰਨਤੂ_ ਗਆਘਤਮ 
ਗਤ ਨਭ# ਸਤ? ੨੯੧/ ੪੫੪੯/ ਅ%ਫ੍ਹੀ/ 
ਚੱਪਣਾ 

ਉਤਰ ਸਿੰਘ ਨ੍ਿਪਤਿ ਇਕ ਭਾਰੋ। ਉਤਰ ਦਿਸਿ ਕੋ ਰਹਤ ਨ੍ਰਿਪਾਰੋ। 
ਉਤਰ ਮਤੀ ਧਾਮ ਤਿਹ ਨਾਰੀ। ਜਾ ਸਮ ਕਾਨ ਸੁਨੀ ਨ _ਨਿਹਾਰੀ। _੧। 


ਤਹਾ _ਲਹੌਰੀ _ਰਾਇਕ _ਆਯੋ। _ਰੂਪਵਾਨ ਸਭ _ਗੁਨਨ _ਸਵਾਯੋ। 
ਜਬ ਅਬਲਾ ਤਿਹ ਹੇਰਤ ਭਈ। ਤਤ ਛਿਨ ਸਭ ਸੁਧਿ ਬੁਧਿ ਤਜਿ ਦਈ। ੨। 


ਉਰ _ਅੰਚਰਾ ਅੰਗਿਯਾ ਨ ਸੰਭਾਰੈ। ਕਹਬ ਕਛੂ ਹ੍ਹੈ ਕਛੂ _ਉਚਾਰੈ। 
ਪਿਯ ਪਿਯ ਰਟਤ ਸਦਾ ਮੁਖ ਰਹੈ। _ਨਿਸ ਦਿਨ ਜਲ ਅਖਿਯਾਂ ਤੇ ਬਹੈ। ੩। 


ਪੂਛਨ ਤਾਹਿ ਰਾਇ ਜਬ ਆਵੈ। _ ਮੁਹੌ ਨ ਭਾਖਿ ਉਤਰਹਿ ਦ੍ ਯਾਵੈ। 
ਝੂਮ ਝੂਮਿ ਝਟ ਦੈ ਛਿਤ ਝਰੈ। ਬਾਰ ਬਾਰ ਪਿਯ ਸਬਦ ਉਚਰੈ। ੪। 


ਅਦਭੁਤ ਹੇਰਿ ਰਾਇ ਹ੍ਹੈ ਰਹੈ। ਸਖਿਯਨ ਸੌ ਐਸੀ ਬਿਧਿ ਕਹੈ। 
ਯਾ ਅਬਲਾ ਕੌ ਕਸ ਗ੍ੂਹੈ ਗਯੋ। ਜਾ ਤੇ ਹਾਲ ਐਸ ਇਹ ਭਯੋ। ੫। 


ਕੋ ਕੌਨ ਜਤਨ ਤਬ ਕਰੈ। ਜਾ ਤੇ ਯਹ ਰਾਨੀ ਨਹਿ _ਮਰੈ। 
ਜੋ ਵਹ ਮਾਗੈ ਸੋ ਮੈ ਦੈ ਹੋ। ਰਾਨੀ ਨਿਮਿਤਿ ਕਰਵਤਹਿ ਲੈ ਹੋ। ੬। 
ਸਿਰ ਕਰਿ ਤਿਹ ਆਗੈ ਜਲ ਭਰੌ। ਬਾਰ ਬਾਰ ਤਾ ਕੇ ਪਗ _ਪਰੋ। 
ਜੋ ਰਾਨੀ ਕਾ ਰੋਗ ਮਿਟਾਵੈ। ਰਾਨੀ ਸਹਿਤ ਰਾਜ ਕਹ _ਪਾਵੈ। _੭। 


ਦੂ 


ਚਰਿਤ੍ਰ ਪਾਖਿਆਨ ੩੧੭ 


ਜਿਥੇ ਬਨ _ਵਿਚ ਸ਼ੇਰ ਮਾਰ ਦਿੰਦੇ ਸਨ, ਉਥੇ ਇਕ ਮੰਦਿਰ ਸੁਣੀਂਦਾ _ਸੀ। _(ਰਾਣੀ) 
ਪਾਲਕੀ ਵਿਚ ਚੜ੍ਹ ਕੇ ਉਥੋਂ ਨੂੰ ਚਲੀ ਗਈ ਅਤੇ ਮਿਤਰ ਨੂੰ ਵੀ ਮਿਲਾਪ ਦੀ ਥਾਂ ('ਸਹੇਟ”) 
ਦਸ ਦਿੱਤੀ।੯। 

ਜਦ ਸੰਘਣੇ ਬਨ ਵਿਚ ਗਈ ਤਾਂ ਪਿਸ਼ਾਬ ਕਰਨ ਦੇ ਬਹਾਨੇ (ਪਾਲਕੀ ਤੋਂ) ਉਤਰੀ। 
ਉਥੋਂ ਮਿਤਰ ਦੇ ਨਾਲ _ਚਲੀ ਗਈ ਅਤੇ ਧਰਤੀ ਉਤੇ _ਲਹੂ _ਵਰਗਾ ਰੰਗ _ਸੁਟਦੀ ਗਈ।੧0। 

ਜਦ ਰਾਣੀ ਸੱਜਨ ਦੇ ਨਾਲ ਚਲੀ ਗਈ, ਤਦ ਸਖੀ ਇਸ ਤਰ੍ਹਾਂ ਪੁਕਾਰਨ ਲਗੀ ਕਿ 
ਰਾਣੀ ਨੂੰ ਸ਼ੇਰ ਲਈ ਜਾ ਰਿਹਾ ਹੈ, (ਉਸ ਤੋਂ) ਕੋਈ ਆ ਕੇ ਛੁੜਵਾ ਲਏ।੧੧। 


ਖਿਚ ਲਈਆਂ। (ਉਨ੍ਹਾਂ ਨੇ) ਜਾ ਕੇ ਰਾਜੇ ਨੂੰ ਸਾਰੀ ਗੱਲ ਦਸੀ ਕਿ ਰਾਣੀ ਨੂੰ ਸ਼ੇਰ ਲੈ ਗਿਆ 
ਹੈ।੧੨। 
ਰਾਜਾ ਸਿਰ _ਹਿਲਾਉਂਦਾ ਹੋਇਆ ਮੂੰਹ _ਔਡੀ ਰਹਿ _ਗਿਆ। (ਕਹਿਣ ਲਗਾ) _ਹੋਣਹਾਰ 
ਹੋ ਗਈ ਹੈ, (ਹੁਣ) ਕੀ ਹੋ ਸਕਦਾ ਹੈ। (ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਹੀਂ 
ਪਾਇਆ ਅਤੇ ਰਾਣੀ ਨੂੰ ਯਾਰ ਲੈ ਕੇ ਚਲਾ _ਗਿਆ।੧੩। 
ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਾਰ ਦੇ ਮੰਤ ਡੂਪ ਸੰਭਾਦ ਦੇ >੯ਖਵੇ' ਗਾਰੇਤੂਹ ਦੀ ਸਮਘਤ 
ੜੇ ਲਭ ਹੈ? _੭੯੧/ ੫੪੪੯੭ ਚਲਟਾ/ 


ਉੱਤਰ ਸਿੰਘ ਨਾਂ ਦਾ ਇਕ ਵੱਡਾ ਰਾਜਾ ਉੱਤਰ ਦਿਸ਼ਾ ਵਿਚ ਰਹਿੰਦਾ ਸੀ। ਉਸ ਦੇ 
ਘਰ ਉੱਤਰ ਮਤੀ ਨਾਂ ਦੀ ਇਸਤਰੀ ਸੀ, ਜਿਸ ਵਰਗੀ ਨ ਕੰਨ ਨਾਲ ਸੁਣੀ ਹੈ ਅਤੇ ਨ ਹੀ 


ਬੁੱਧ ਭੁਲਾ ਦਿੱਤੀ।੨। 

(ਉਸ ਤੋਂ) ਛਾਤੀ ਦਾ ਕਪੜਾ 
ਸੀ। (ਉਹ) ਕਹਿਣਾ ਕੁਝ ਚਾਹੁੰਦੀ ਸੀ 
ਪ੍ਰਿਯ` ਬੋਲਦੀ ਰਹਿੰਦੀ ਅਤੇ ਰਾਤ _ਦਿਨ ਅੱਖਾਂ ਤੋਂ 

ਉਸ ਨੂੰ ਜਦ ਰਾਜਾ ਪੁਛਣ ਆਉਂਦਾ, ਤਾਂ ਉਹ ਮੂੰਹ ਵਿਚੋਂ ਕਹਿ ਕੇ ਕੋਈ ਉਤਰ ਨ 
ਦਿੰਦੀ। (ਉਹ) ਝੂੰਮ ਝੂੰਮ ਕੇ ਝਟ ਧਰਤੀ ਉਤੇ ਡਿਗ ਪੈਂਦੀ ਅਤੇ _ਬਾਰ ਬਾਰ _'ਪ੍ਰਿਯ` ਸ਼ਬਦ 
ਉਚਾਰਦੀ।੪। 

ਰਾਜਾ (ਇਹ) ਵੇਖ ਕੇ ਹੈਰਾਨ ਹੋ ਰਿਹਾ ਸੀ ਅਤੇ ਦਾਸੀਆਂ ਨੂੰ ਇਸ ਤਰ੍ਹਾਂ ਕਹਿੰਦਾ ਸੀ ਕਿ 
ਇਸ ਅਬਲਾ ਨੂੰ ਕੀ ਹੋ ਗਿਆ ਹੈ ਜਿਸ ਕਰ ਕੇ ਇਸ ਦਾ ਅਜਿਹਾ ਹਾਲ ਹੋ ਗਿਆ ਹੈ।੫। 


ਇਸ ਦਾ ਤਦ ਕਿਹੜਾ ਉਪਾ ਕਰੀਐ, ਜਿਸ ਕਰ ਕੇ ਇਹ ਰਾਣੀ ਨ ਮਰੇ। ਜੋ ਉਹ 
(ਉਪਾ ਕਰਨ ਵਾਲਾ) _ਮੰਗੇਗਾ, _ਉਹੀ ਮੈਂ _ਦਿਆਂਗਾ। (ਸੈਂ) ਰਾਣੀ ਲਈ ਆਰੇ _ਨਾਲ ਚੀਰੇ 
ਜਾਣ ਲਈ ਵੀ ਤਿਆਰ ਹਾਂ।੬। 

ਮੈਂ ਉਸ ਅਗੇ ਸਿਰ ਉਤੇ (ਚੁਕ ਕੇ) ਪਾਣੀ _ਭਰਾਂਗਾ ਅਤੇ ਬਾਰ ਬਾਰ ਉਸ ਦੇ ਪੈਰੀਂ 
ਪਵਾਂਗਾ। ਜੋ ਰਾਣੀ ਦਾ ਰੋਗ ਮਿਟਾ ਦੇਵੇ, ਉਹ ਰਾਣੀ ਸਮੇਤ (ਮੇਰੇ) ਰਾਜ ਨੂੰ ਪ੍ਰਾਪਤ ਕਰ 
ਲਵੇਂ।੭। 


੩੧੮ 


ਸੀ _ਦਸਮ-ਗ੍ਰੰਥ _ਸਾਹਿਬ 


ਜੋ ਰਾਨੀ ਕਾ ਰੋਗੁ ਮਿਟਾਵੈ। ਸੋ _ਨਰ ਹਮ ਕਹ ਬਹੁਰਿ ਜਿਯਾਵੈ। 
ਅਰਧ _ਰਾਜ ਰਾਨੀ ਜੁਤ ਲੇਈ। ਏਕ ਰਾਤਿ ਹਮ ਕਹ ਤ੍ਰਿਯ ਦੇਈ। ੮। 


ਏਕ ਦਿਵਸ ਵਹੁ ਰਾਜ ਕਰਾਵੈ। ਰਾਨੀ ਕੇ ਸੰਗ ਭੋਗ _ਕਮਾਵੈ। 
ਦੂਸਰ ਦਿਨ _ਹਮ ਰਾਜ _ਕਮਾਵਹਿ। ਲੈ ਅਪਨੀ _ਇਸਤ੍ਰਿਯਹਿ _ਬਜਾਵਹਿ। _੯। 


ਜਬ ਬਹੁ ਬਿਧਿ ਨ੍ਰਿਪ ਐਸ _ਉਚਰਾ। ਸਹਚਰਿ ਏਕ ਜੋਰ ਦੋਊ ਕਰਾ। 
ਯੌ ਰਾਜਾ ਸੌ ਬਚਨ ਉਚਾਰੇ। ਸੁ ਮੈ ਕਹਤ ਹੌ_ਸੁਨਹੋ _ਪ੍ਯਾਰੇ। ੧0। 


ਏਕ ਬੈਦ ਤੁਮ ਤਾਹਿ ਬੁਲਾਵੌ। ਤਾ ਤੇ ਇਹ ਉਪਚਾਰ _ਕਰਾਵੋ। 
ਸੋ ਛਿਨ ਮੈ ਯਾ ਕੋ ਦੁਖ ਹਰਿ ਹੈ। ਰੋਗਨਿ ਤੇ ਸੁ ਅਰੋਗਿਨਿ ਕਰਿ ਹੈ। ੧੧। 


ਜਬ ਰਾਜੇ ਐਸੇ ਸੁਨਿ ਪਾਵਾ। ਤਤ ਛਿਨ ਤਾ ਕਹ ਬੋਲਿ ਪਠਾਵਾ। 
ਰਾਨੀ _ਕੀ _ਨਾਟਿਕਾ _ਦਿਖਾਈ। ਬੋਲਾ _ਬੈਦ ਦੇਖਿ _ਸੁਖਦਾਈ। _੧੨। 
ਦੁਖ ਜੌਨੇ ਇਹ ਤਰੁਨਿ ਦੁਖਾਈ। _ ਸੋ ਦੁਖ ਤੁਮ ਸੋ ਕਹਿਯੋ ਨ ਜਾਈ। 
ਜਾਨ ਮਾਫ ਹਮਰੀ ਜੋ _ਕੀਜੈ। ਪਾਛੇ ਬਾਤ ਸਕਲ ਸੁਨਿ _ਲੀਜੈ। ੧੩। 


ਯਾ ਰਾਨੀ ਕਹ ਕਾਮ ਸੈਤਾਯੋ। ਤੁਮ ਨਹਿ ਇਹ ਸੰਗ ਭੋਗ ਕਮਾਯੋ। 
ਤਾ ਤੇ ਯਹਿ ਰੋਗ ਗਹਿ ਲੀਨਾ। ਹਮ ਤੇ ਜਾਤ ਉਪਾ ਨ _ਕੀਨਾ। ੧੪। 


ਯਹ ਮਦ ਮਤ ਮੈਨ ਤ੍ਰਿਯ ਭਰੀ। ਤੁਮ ਕ੍ਰੀੜਾ ਇਹ ਸਾਥ ਨ ਕਰੀ। 


੮ 


ਅਬ ਯਹ ਅਧਿਕ ਭੋਗ ਜਬ ਪਾਵੈ। ਯਾ ਕੋ ਰੋਗ ਦੂਰ ਹ੍ਹੈ _ਜਾਵੈ। ੧੫। 


ਇਹ ਤੁਮ ਤਬ ਉਪਚਾਰ _ਕਰਾਵੋ। _ਬਚਨ _ਹਾਥ _ਮੋਰੇ ਪਰ ਦ੍ਯਾਵੋ। 
ਜਬ ਇਹ ਦੁਖ ਮੈ ਦੂਰ ਕਰਾਊ। ਅਰਧ _ਰਾਜ ਰਾਨੀ ਜੁਤ ਪਾਊ। _੧੬। 


ਭਲੀ ਭਲੀ ਰਾਜੈ ਤਬ _ਭਾਖੀ। _ਹਮਹੂੰ ਇਹ ਹਿਰਦੈ ਮਥਿ _ਰਾਖੀ। 
ਪੁਥਮ ਰੋਗ ਤੁਮ _ਯਾਹਿ ਮਿਟਾਵੋ। ਅਰਧ _ਰਾਜ _ਰਾਨੀ ਜੁਤ ਪਾਵੋਂ। ੧੭। 


ਪ੍ਰਥਮਹਿ ਬਚਨ ਨ੍ਰਿਪਤਿ ਤੇ _ਲਿਯਾ। _ਪੁਨਿ ਉਪਚਾਰ _ਤਰੁਨਿ ਕੋ _ਕਿਯਾ। 
ਭੋਗ _ਕਿਯੋ _ਤ੍ਰਿਯ ਰੋਗ _ਮਿਟਾਯੋ। ਅਰਧ _ਰਾਜ ਰਾਨੀ _ਜੁਤ ਪਾਯੋ। _੧੮। 


ਅਰਧ ਰਾਜ ਇਹ ਛਲ ਤਿਹ ਦਿਯੋ। ਰਾਨੀ ਭੋਗ ਮਿਤਰ ਸੰਗ ਕਿਯੋ। 
ਮੂਰਖ ਨਾਹ ਨਾਹਿ _ਛਲ ਪਾਯੋ। _ਪੂੁਗਟ _ਆਪਨੋ ਮੂੰਡ ਮੁੰਡਾਯੋ। ੧੯। 


ਚਰਿਤ੍ਰ ਪਾਖਿਆਨ ੩੧੯ 


ਜੋ ਰਾਣੀ ਦਾ ਰੋਗ _ਮਿਟਾਏਗਾ। ਉਹ ਆਦਮੀ ਮੈਨੂੰ 
(ਉਹ ਭਾਵੇਂ) ਰਾਣੀ ਸਮੇਤ ਅੱਧਾ ਰਾਜ ਲੈ ਲਏ। ਇਕ ਰਾਤ 
ਦਿਆ ਕਰੇ।੮। 

(ਜੋ ਵੀ ਰਾਣੀ ਨੂੰ ਠੀਕ ਕਰ ਦੇਵੇ) ਉਹ ਇਕ ਦਿਨ ਰਾਜ ਕਰੇ ਅਤੇ ਰਾਣੀ ਦਾ 
ਸੈਯੋਗ ਸੁਖ _ਮਾਣੇ। ਦੂਜੇ ਦਿਨ ਮੈਂ ਰਾਜ _ਕਰਾਂਗਾ _ਅਤੇ ਆਪਣੀ ਇਸਤਰੀ _ਲੈ 
ਕਰਾਂਗਾ।੯। 

ਜਦ ਰਾਜੇ ਨੇ ਬਹੁਤ ਤੜ੍ਹਾਂ ਨਾਲ ਇੰਜ ਕਿਹਾ, ਤਾਂ ਇਕ ਸਖੀ ਨੇ ਦੋਵੇਂ ਹੱਥ ਜੋੜ ਕੇ 
ਰਾਜੇ ਪ੍ਰਤਿ ਇਸ ਤਰ੍ਹਾਂ ਬੋਲ ਉਚਾਰੇ--। ਹੇ ਪਿਆਰੇ ਰਾਜਨ! (ਇਸ ਬਾਰੇ) ਜੋ ਮੈਂ ਕਹਿੰਦੀ ਹਾਂ, 
ਉਹ ਸੁਣੋ।੧0। 

ਇਕ ਵੈਦ ਹੈ, ਤੁਸੀਂ ਉਸ ਨੂੰ _ਬੁਲਾਓ ਅਤੇ ਉਸ ਤੋਂ ਇਸ ਦਾ ਇਲਾਜ _ਕਰਾਓ। 
ਉਹ ਛਿਣ ਵਿਚ ਇਸ ਦਾ ਦੁਖ ਦੂਰ ਕਰ ਦੇਵੇਗਾ ਅਤੇ ਰੋਗਣ ਤੋਂ ਅਰੋਗਣ ਕਰ 
ਦੇਵੇਗਾ।੧੧। 

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ, ਤਾਂ ਤੁਰਤ ਉਸ ਨੂੰ ਬੁਲਾਵਾ ਭੇਜ ਦਿੱਤਾ। _ਰਾਣੀ 
ਦੀ ਨਬਜ਼ _ਵਿਖਾਈ। (ਨਬਜ਼) _ਵੇਖ ਕੇ ਸੁਖ ਪ੍ਰਦਾਨ ਕਰਨ ਵਾਲਾ ਵੈਦ _ਬੋਲਿਆ--।੧੨। 


(ਹੇ ਰਾਜਨ!) ਜਿਸ ਦੁਖ ਨੇ ਇਹ ਇਸਤਰੀ ਨੂੰ ਦੁਖੀ ਕੀਤਾ ਹੋਇਆ ਹੈ, ਉਹ ਦੁਖ 
ਤੁਹਾਨੂੰ ਦਸਿਆ ਨਹੀਂ ਜਾ __ਸਕਦਾ। _ਜੇ (ਪਹਿਲਾਂ) ਮੇਰੀ _ਜਾਨ-ਬਖਸ਼ੀ ਕਰ _ਦਿਓ ਤਾਂ ਬਾਦ 
ਵਿਚ _(ਮੇਰੀ) ਸਾਰੀ _ਗੱਲ ਸੁਣ _ਲਵੋ।੧੩। 

ਇਸ ਰਾਣੀ ਨੂੰ ਕਾਮ ਦੁਖੀ ਕਰ ਰਿਹਾ ਹੈ ਅਤੇ ਤੁਸੀਂ ਇਸ ਨਾਲ ਭੋਗ ਨਹੀਂ ਕਰ 
ਰਹੇ ਹੋ। ਇਸ ਲਈ ਰੋਗ ਨੇ ਇਸ ਨੂੰ ਗ੍ਰਸਿਤ ਕਰ ਲਿਆ ਹੈ। ਮੇਰੇ ਕੋਲੋਂ ਇਸ ਦਾ (ਕੋਈ) 
ਉਪਚਾਰ ਨਹੀਂ ਕੀਤਾ ਜਾ __ਸਕਦਾ।੧੪। 

ਇਹ ਇਸਤਰੀ _ਕਾਮ _ਭਾਵਨਾ ਨਾਲ _ਭਰੀ ਹੋਈ ਮਦਮਸਤ ਹੈ। ਤੁਸੀਂ ਇਸ ਨਾਲ 
ਕਾਮ-ਕ੍ਰੀੜਾ ਨਹੀਂ ਕੀਤੀ ਹੈ। ਜਦੋਂ ਇਸ ਨਾਲ ਬਹੁਤ ਭੋਗ _ਕੀਤਾ ਜਾਵੇਗਾ, ਤਾਂ ਇਸ ਦਾ 
ਰੌਗ ਦੂਰ ਹੋ ਜਾਵੇਗਾ।੧੫। 

ਇਸ ਦਾ (ਮੇਰੇ ਪਾਸੋਂ) ਤਦ ਤੁਸੀਂ ਉਪਚਾਰ ਕਰਵਾਓ, (ਜਦ ਪਹਿਲਾਂ) ਤੁਸੀਂ ਮੇਰੇ 
ਹੱਥ ਉਤੇ ਬਚਨ _ਦਿਓਗੇ। ਜਦ ਮੈਂ ਇਸ ਦਾ ਦੁਖ ਦੂਰ ਕਰ ਦਿਆਂ, ਤਾਂ ਰਾਣੀ ਸਮੇਤ ਔਧਾ 
ਰਾਜ ਪ੍ਰਾਪਤ _ਕਰਾਂ।੧੬। 

ਰਾਜੇ ਨੇ _(ਗੌਲ ਸੁਣ ਕੇ) 'ਚੰਗਾ ਚੰਗਾ” ਕਿਹਾ (ਅਤੇ ਸਪਸ਼ਟ ਕੀਤਾ ਕਿ) ਮੈਂ ਵੀ 
ਇਹੀ ਮਨ ਵਿਚ ਸੋਚ ਰਖਿਆ ਸੀ। ਪਹਿਲਾਂ ਤੁਸੀਂ ਇਸ ਦਾ ਰੋਗ ਮਿਟਾ ਦਿਓ। ਫਿਰ ਰਾਣੀ 
ਸਮੇਤ ਅੱਧਾ _ਰਾਜ ਪ੍ਰਾਪਤ _ਕਰੋ।੧੭। 

(ਵੈਦ ਨੇ) ਪਹਿਲਾਂ ਰਾਜੇ ਤੋਂ ਬਚਨ ਲਿਆ ਅਤੇ ਫਿਰ ਇਸਤਰੀ ਦਾ ਉਪਚਾਰ _ਕੀਤਾ। 
ਭੋਗ ਕਰ ਕੇ ਇਸਤਰੀ ਦਾ ਰੋਗ ਮਿਟਾਇਆ ਅਤੇ ਰਾਣੀ ਸਮੇਤ _ਔਧਾ ਰਾਜ ਪ੍ਰਾਪਤ 
ਕੀਤਾ।੧੮। 

(ਇਸਤਰੀ ਨੇ) ਇਸ ਛਲ ਨਾਲ ਅੱਧਾ ਰਾਜ ਉਸ (ਯਾਰ) ਨੂੰ ਦਿਵਾਇਆ ਅਤੇ ਰਾਣੀ 
ਨੇ ਮਿਤਰ ਨਾਲ _ਸੈਯੋਗ ਸੁਖ _ਮਾਣਿਆ। ਮੂਰਖ ਰਾਜਾ ਛਲ ਨੂੰ ਨ ਸਮਝ _ਸਕਿਆ। ਪ੍ਰਗਟ 
ਰੂਪ ਵਿਚ ਆਪਣਾ _ਸਿਰ _ਮੁੰਨਵਾਇਆ।੧੯। 


ਪੰ 


੩੨0 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਇਹ ਛਲ ਰਾਨੀ ਨ੍ਰਿਪ ਛਲਾ ਰਮੀ ਮਿਤ੍ਰ ਕੇ _ਸਾਥ। 
ਅਰਧ ਰਾਜ ਤਾ ਕੋ _ਦਿਯਾ ਭੇਦ ਨ ਪਾਯੋ _ਨਾਥ। ੨0। 
ਚੱਪਾਣ? 
ਇਹ ਬਿਧਿ ਅਰਧ ਰਾਜ ਤਿਹ ਦੀਯੋ। ਮੂਰਖ ਪਤਿ ਕਹ ਅਸਿ ਛਲਿ ਲੀਯੋ। 
ਇਕ ਦਿਨ _ਰਨਿਯਹਿ ਜਾਰ _ਬਜਾਵੈ। ਅਰਧ ਰਾਜ _ਤਿਹ ਆਪ _ਕਮਾਵੈ। ੨੧ 


ਇਕ ਦਿਨ ਆਵੈ ਨ੍ਰਿਪ ਕੈ ਧਾਮਾ। ਇਕ ਦਿਨ ਭਜੈ ਜਾਰ ਕੌ _ਬਾਮਾ। 
ਇਕ ਦਿਨ ਰਾਜਾ ਰਾਜ ਕਮਾਵੈ। ਜਾਰ ਛਤ੍ਹ ਦਿਨ ਦੁਤਿਯ _ਢਰਾਵੈ। ੨੨। ੧। 


/ਏੱਤਾ ਹੰ ਗਾਠਤ੍ਹ ਪਲ੍ਹਯਾਨੋ /ਤਰ੍‌ਯਾ ਗਾੰਠਤੇ ਮੰਤ ਡੂਪ ਅੰਕਾਦੇ ਦੋਇ ਐਂ ਲਾਨਵੈਂ ਲਾਰੇਤ੍ਹਾ ਜ਼ਆਮਤਮਆ 
ਗਤ ਲਭ" ਨ੍ਤ/ ੨੯੨੪ ੫੫੭5/ #ਫਹੀ/ 
ਦੱਪਲ? 
ਰਾਜਪੁਰੀ ਨਗਰੀ ਹੈ ਜਹਾ। ਰਾਜ ਸੈਨ ਰਾਜਾ ਇਕ _ਤਹਾ। 
ਰਾਜ ਦੇਈ ਤਾ ਕੇ ਗ੍ਰਿਹ ਨਾਰੀ। ਚੰਦੂ ਲਈ ਜਾ ਤੇ ਉਜਿਯਾਰੀ। ੧। 
ਨ੍ਹਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ। ਸੋਈ ਕਰਤ ਜੁ ਰਾਨੀ ਕਹੈ। 
ਔਰ ਨਾਰਿ ਕੇ ਧਾਮ ਨ ਜਾਵੈ। ਅਧਿਕ ਨਾਰ ਕੇ ਤ੍ਰਾਸ ਤੁਸਾਵੈ। ੨। 


ਰਾਨੀ ਕੀ ਆਗ੍ਯਾ _ਸਭ ਮਾਨੈ। ਰਾਜਾ ਕੋ ਕਰਿ ਕਛੂ ਨ ਜਾਨੈ। 
ਮਾਰਿਯੋ ਚਹਤ ਨਾਰਿ ਤਿਹ ਮਾਰੈ। ਜਿਹ ਜਾਨੈ ਤਿਹ ਪ੍ਰਾਨ ਉਬਾਰੈ। _੩। 


ਬੇਸ੍ਹਾ ਏਕ ਠਨੌਰ ਤਿਹ ਆਈ। _ਤਿਹ ਪਰ ਰਹੇ ਨ੍ਰਿਪਤਿ ਉਰਝਾਈ। 
ਚਹਤ ਚਿਤ ਮਹਿ ਤਾਹਿ ਬੁਲਾਵੈ। _ਨਿਜੁ ਨਾਰੀ ਕੈ _ਤ੍ਰਾਸ ਤੁਸਾਵੈ। ੪। 


ਜਬ _ਰਾਨੀ ਐਸੇ ਸੁਨਿ ਪਾਈ। ਇਹੈ ਚਿਤ ਅਪਨੇ _ਠਹਰਾਈ। 
ਜੋ ਮੈ ਧਾਮ ਜਾਰ ਕੇ ਜਾਊ। ਨ੍ਰਿਪਨ ਕਹੈ ਕਛੁ ਮਾਫ ਕਰਾਊ। ੫। 


ਰੈਨਿ ਸਮੈ ਜਬ ਤਹ ਨ੍ਰਿਪ ਆਏ। ਇਹ ਬਿਧਿ ਰਾਨੀ ਬਚਨ ਸੁਨਾਏ। 
ਮੋ ਤੇ ਤਾਹਿ ਸੁੰਦਰਿ ਤਿਹ ਜਾਨੌ। ਜਾ ਸੋ ਪ੍ਰੀਤਿ ਰਾਇ ਤੁਮ ਠਾਨੌ। ੬। 


ਤਾ ਤੇ ਅਧਿਕ ਰੋਖ ਮੁਹਿ ਭਯੋ। ਬੇਸ੍ਹਾ ਕੇ ਰਾਜਾ ਗ੍ਰਿਹ ਗਯੋ। 
ਇਹ ਅਪਨੀ _ਭਗਨਿਯਹਿ ਨ_ਭਜੋ। ਮੋ ਸੋ ਪ੍ਰੀਤਿ ਨਤਰ ਤੁਮ ਤਜੋ। _੭। 


ਜੋ ਤੁਮ ਬੇਸ੍ਹਾ ਕੇ ਗ੍ਰਿਹ ਜੈ ਹੋ। ਕਾਮ ਭੋਗ ਤਿਹ ਸਾਥ ਕਮੈ ਹੋ। 
ਤਬ ਮੈ ਧਾਮ ਜਾਰ ਕੇ ਜੈ ਹੋ। ਤੇਰੇ ਫੂਲਿ ਡਾਰਿ ਸਿਰ ਐ ਹੋ। ੮। 


ਚਰਿਤ੍ਰ ਪਾਖਿਆਨ ੩੨੧ 


ਦੰਹਰਾ 

ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਛਲ ਲਿਆ ਅਤੇ ਮਿਤਰ ਨਾਲ ਰਮਣ _ਕੀਤਾ। ਉਸ ਨੂੰ 
ਅੱਧਾ ਰਾਜ ਦੇ ਦਿੱਤਾ, ਪਰ (ਉਸ ਦਾ) ਭੇਦ ਰਾਜਾ (“ਨਾਥ”) ਨ ਪਾ ਸਕਿਆ।੨0। 
ਚੱਪਣਾ 

ਇਸ ਤਰ੍ਹਾਂ ਔਧਾ ਰਾਜ ਉਸ (ਮਿਤਰ) ਨੂੰ ਦੇ ਦਿੱਤਾ। ਮੂਰਖ ਪਤੀ ਨੂੰ ਇਸ ਤਰ੍ਹਾਂ ਛਲ 
ਲਿਆ। ਇਕ ਦਿਨ ਯਾਰ _ਰਾਣੀ ਨਾਲ _ਸੈਯੋਗ ਕਰਦਾ ਅਤੇ ਆਪ ਉਸ ਦਾ ਔਧਾ ਰਾਜ ਵੀ 
ਸਾਣਦਾ।੨੧। 

(ਰਾਣੀ) ਇਕ ਦਿਨ ਰਾਜੇ ਦੇ ਘਰ ਆਉਂਦੀ ਅਤੇ ਇਕ _ਦਿਨ (ਉਸ) ਇਸਤਰੀ ਨਾਲ 
ਯਾਰ _ਸੈਯੋਗ _ਕਰਦਾ। ਇਕ _ਦਿਨ ਰਾਜਾ ਰਾਜ _ਕਰਦਾ ਅਤੇ ਦੂਜੇ ਦਿਨ ਯਾਰ (ਸ਼ਾਹੀ) ਛੌਤਰ 
ਝਲਵਾਉ'ਦਾ।੨੨। 

ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂ ਸਲਾਦ ਦੇ ੨੯੨ਵੇ' ਗਾਰੇੜਹ ਦੀ ਸਮਘਤ 

ਆਭਾ ਲਭ _ਹੰ/ 2੭੯੨/ ੫%੭5/ ਚਲਦਾ? 
ਜੱਪਣਾ 

ਜਿਥੇ _ਰਾਜਪੁਰੀ ਨਾਂ ਦੀ ਨਗਰੀ ਸੀ, ਉਥੇ ਰਾਜ ਸੈਨ ਨਾਂ ਦਾ ਇਕ ਰਾਜਾ ਸੀ। ਉਸ 
ਦੇ ਘਰ ਰਾਜ ਦੇਈ ਨਾਂ ਦੀ ਇਸਤਰੀ ਸੀ ਜਿਸ ਤੋਂ (ਮਾਨੋ) ਚੰਦੂਮਾ ਨੇ ਜੋਤਿ ਲਈ ਹੋਵੇ।੧। 

ਰਾਜੇ ਦਾ ਇਸਤਰੀ ਨਾਲ ਬਹੁਤ ਹਿਤ ਸੀ। ਉਹੀ ਕਰਦਾ ਸੀ ਜੋ ਰਾਣੀ ਕਹਿੰਦੀ ਸੀ। 
ਹੋਰ (ਕਿਸੇ) ਇਸਤਰੀ ਦੇ ਘਰ ਨਹੀਂ_ ਜਾਂਦਾ ਸੀ। (ਕਿਉਂਕਿ ਉਹ ਇਸ) ਇਸਤਰੀ ਦੇ ਡਰ 
ਤੋਂ ਭੈ ਭੀਤ ਰਹਿੰਦਾ ਸੀ।੨। 

ਸਾਰੇ ਰਾਣੀ ਦੀ ਆਗਿਆ ਮੰਨਦੇ _ਸਨ ਅਤੇ ਰਾਜੇ ਨੂੰ ਕੁਝ _ਨਹੀਂ _ਸਮਝਦੇ _ਸਨ। 


ਪ੍ਰਾਣ ਬਚਾ _ਲੈੱਦੀ।੩। 

ਉਸ ਜਗ੍ਹਾ ਇਕ _ਵੇਸਵਾ ਆਈ। _ਉਸ _ਉਤੇ ਰਾਜਾ ਮੋਹਿਤ ਹੋ_ਗਿਆ। (ਉਸ ਦਾ) 
ਚਿਤ ਕਰਦਾ ਕਿ ਉਸ ਨੂੰ ਬੁਲਾਵੇ, ਪਰ ਆਪਣੀ ਇਸਤਰੀ ਦੇ ਡਰ ਤੋਂ ਬਹੁਤ ਘਬਰਾਉਂਦਾ 
ਸੀ।੪। 

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ (ਤਾਂ ਉਸ ਨੇ) ਆਪਣੇ ਚਿਤ ਵਿਚ (ਇਹ ਗੱਲ) 
ਪੱਕੀ ਕੀਤੀ ਕਿ ਜੇ ਮੈਂ (ਕਿਸੇ) ਯਾਰ ਦੇ ਘਰ ਜਾਵਾਂ ਤੇ ਰਾਜੇ ਨੂੰ ਕਹਿ ਕੇ (ਪਹਿਲਾਂ ਹੀ 
ਆਪਣੀ ਗਲਤੀ) ਕੁਝ ਮਾਫ਼ ਕਰਵਾ _ਲਵਾਂ।੫। 

ਰਾਤ ਵੇਲੇ ਜਦ ਰਾਜਾ ਉਥੇ ਆਇਆ (ਅਰਥਾਤ! ਘਰ ਆਇਆ), ਤਾਂ ਰਾਣੀ ਨੇ 
ਇਸ ਤਰ੍ਹਾਂ ਬੋਲ ਸਾਂਝੇ ਕੀਤੇ। ਹੇ ਰਾਜਨ! ਤੁਸੀਂ ਮੇਰੇ ਨਾਲੋਂ ਉਸ (ਵੇਸਵਾ) ਨੂੰ ਅਧਿਕ ਸੁੰਦਰ 
ਸਮਝਦੇ ਹੋ, (ਇਸ ਲਈ) ਤੁਸੀਂ ਉਸ ਨਾਲ ਪ੍ਰੀਤ ਲਗਾਈ ਹੋਈ ਹੈ।੬। 

ਇਸ ਕਰ ਕੇ ਮੇਰੇ ਮਨ ਵਿਚ ਬਹੁਤ ਰੋਹ ਹੈ ਕਿ (ਇਕ) ਰਾਜਾ ਵੇਸਵਾ ਦੇ ਘਰ 
ਜਾਂਦਾ ਹੈ। (ਜਾਂ ਤਾਂ) ਆਪਣੀ ਇਸ ਭੈਣ (ਭਾਵ ਵੇਸਵਾ) ਨਾਲ ਭੋਗ ਕਰਨਾ ਛਡ _ਦਿਓ। 
ਨਹੀਂ ਤਾਂ ਮੇਰੇ ਨਾਲ _ਪਿਆਰ ਕਰਨਾ ਤਿਆਗ _ਦਿਓ।੭। 

ਜੇ ਤੁਸੀਂ ਵੇਸਵਾ ਦੇ ਘਰ ਜਾਓਗੇ _ਅਤੇ _ਉਸ ਨਾਲ _ਕਾਮ ਭੋਗ _ਕਰੋਂਗੇ। _ਤਦ ਮੈਂ 
(ਆਪਣੇ) ਯਾਰ _ਦੇ _ਘਰ ਜਾਵਾਂਗੀ ਅਤੇ ਤੇਰੇ ਸਿਰ ਵਿਚ ਸੁਆਹ ਪਾ ਕੇ ਆਵਾਂਗੀ।੮। 


੩੨੨ 


ਸੀ _ਦਸਮ-ਗ੍ਰੰਥ _ਸਾਹਿਬ 


ਪ੍ਰਥਮ _ਬਾਤ ਮੁਹਿ ਯਹ ਲਿਖਿ ਦ੍ਰਯਾਵਹੁ। ਜਿਹ ਜਾਨਹੁ _ਤਿਹ ਬਹੁਰਿ ਬੁਲਾਵਹੁ। 
ਜਿਹ ਚਾਹੋ ਤਿਹ ਹੌਹੂੰ _ਬੁਲਾਵੌ। ਕਾਮ ਕੇਲ ਤਿਹ ਸਾਥ _ਕਮਾਵੈ। ੯। 

ਜਬ _ਇਹ ਭਾਤਿ ਸੁਨੇ ਨ੍ਰਿਪ ਬੈਨਾ। ਜੋਰਿ ਰਹਾ ਨੈਨਨ ਸੋ _ਨੈਨਾ। 

ਚੁਪ ਹੂੈ ਰਹਾ ਕਛੁ ਨਹਿ ਕਹਿਯੋ। ਤਵਨ ਭੇਦ ਇਸਤ੍ਰੀ ਇਨ ਲਹਿਯੋ। ੧0। 


ਮੋਰੀ ਲਗਨ _ਉਤੈ ਲਗਿ _ਗਈ। _ਤਬ ਰਾਨੀ ਅਸਿ ਬਾਤ ਠਟਈ। 
ਤਾ ਕੋ ਕਰਿਯੈ ਕਵਨ ਉਪਾਈ। ਮੁਹਿ ਤੇ ਤਜੀ ਨ ਬੇਸ੍ਹਾ _ਜਾਈ। ੧੧। 


ਅਬ ਯਹ ਬਾਤ _ਰਾਨਿਯਹਿ ਗਹੀ। ਮੋਰਿ ਪ੍ਰੀਤਿ ਬੇਸ੍ਹਾ ਸੰਗ _ਲਹੀ। 
ਵਾ ਬਿਨੁ ਮੋ ਸੋ ਰਹਿਯੋ ਨ ਜਾਈ। ਤਾਹਿ ਭਜੇ ਕਰ ਤੇ ਤ੍ਰਿਯ ਜਾਈ। ੧੨। 


ਜਬ ਨ੍ਰਿਪ ਫਿਰਿ ਰਾਨੀ ਕੇ ਆਯੋ। ਤਬ ਰਾਨੀ ਇਹ ਭਾਤਿ ਸੁਨਾਯੋ। 
ਤੁਹਿ ਬੇਸ੍ਹਾ ਕੇ ਗਯੋ ਸੁਨਿ ਪੈ ਹੋ। ਤਬ ਮੈ ਭੋਗ ਜਾਰ ਸੋ ਕੈ ਹੋ। ੧੩। 


ਅਬ ਤੁਮ ਹ੍ਹੈ ਨ੍ਰਿਧਾਤ ਪਿਯ ਗਏ। ਤਾ ਤੇ ਸੁਤ ਗ੍ਰਿਹ ਹੋਤ ਨ ਭਏ। 
ਜਬ ਭਜਿ ਹੈ ਜੁ ਲੋਗ ਇਹ ਬਾਮਾ। ਹ੍ਹੈ ਹੈ ਪੂਤ ਤਿਹਾਰੋ ਧਾਮਾ। ੧੪। 


ਤਬ _ਰਾਜੈ ਯੌ ਹਿਰਦੈ ਬਿਚਾਰੀ। ਭਲੀ ਬਾਤ _ਰਾਨਿਯਹਿ _ਉਚਾਰੀ। 

ਤਾ ਕੌ ਭੋਗ ਮਾਫ ਲਿਖਿ ਦੀਯੋ। ਆਪ ਗਵਨ ਬੇਸ੍ਹਾ ਕੇ ਕੀਯੋ _੧੫। 
ਜਬ ਰਾਜਾ ਬੇਸ੍ਹਾ ਕੇ _ਜਾਵੈ। ਜਿਹ ਚਾਹੈ ਤਿਹ ਨਾਰਿ ਬੁਲਾਵੈ। 

ਕਾਮ ਭੋਗ ਤੋ ਸੌ ਦ੍ਰਿੜ ਕਰਈ। ਹਿ੍ਰਿਦੈ ਨ੍ਰਿਪਤਿ ਕੀ ਸੰਕ ਨ _ਧਰਈ। _੧੬। 


ਰਾਨੀ _ਬੇਸੂਹਿ ਆਪੁ _ਬੁਲਾਯੋ। ਇਹ _ਛਲ ਰਾਜਾ _ਤੇ _ਲਿਖਿਵਾਯੋ। 
ਜਿਹ ਚਾਹੈ ਤਿਹ ਬੋਲਿ ਪਠਾਵੈ। ਕਾਮ _ਭੋਗਿ ਰੁਚਿ _ਮਾਨਿ ਕਮਾਵੈ। ੧੭। 


ਮੂਰਖ ਭੇਦ ਨ ਰਾਜੈ ਪਾਯੋ। ਇਹ ਛਲ _ਅਪਨੋ _ਮੂੰਡ ਮੁਡਾਯੋ। 
ਅਬਲਾ ਐਸੋ __ਚਰਿਤ ਬਨਯੋ। ਪਤਿ ਤੇ ਭੋਗ ਮਾਫ ਕਰਿ ਲਯੋ। ੧੮। ੧ 


/ਏੱਤਾ ਹੀ ਗਾਂਠਤਹ ੫ਲ੍ਹਯਲਾਨੇ /$ੈਯਾ ਲਾੜੇ ਆਹਾ ਭੂ ਸੰਭਾਏ ਦੋਏ ਸੋਂ ਤਰਾਨਵੇਂ ਗਾਨਤ_ ਸਆਮਤਮ 
ਗਤ ਭਭਆ ਸਤ) >੯੩/ ੫੫੮੯/ ਅਫਹੰ/ 
ਚੱਪਣਾ 
ਅਨਦਾਵਤੀ ਨਗਰ ਇਕ _ਸੁਨਾ। 
ਅਨਦਾਵਤੀ ਸਦਨ _ਤਿਹ _ਬਾਲਾ। 


ਆਨਦ ਸੈਨ _ਨ੍ਰਿਪਤਿ ਬਹੁ _ਗੁਨਾ। 
ਜਗਤ ਭਯੋ ਤਾ ਤੇ _ਉਜਿਯਾਲਾ। _੧। 


ਚਰਿਤ੍ਰ ਪਾਖਿਆਨ ੩੨੩ 


ਪਹਿਲਾਂ ਮੈਨੂੰ ਇਹ ਗੱਲ ਲਿਖ _ਦਿਓ। ਫਿਰ ਜਿਸ ਨੂੰ ਚਾਹੋ, ਉਸੇ ਨੂੰ ਬੁਲਾਓ। ਜਿਸ 
ਚਾਹੋ ਉਸੇ ਨੂੰ ਬੁਲਾ ਲਵੋ ਅਤੇ ਉਸ _ਨਾਲ _ਕਾਮ-ਕ੍ਰੀੜਾ ਕਰੋ।੯। 


ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ ਅਤੇ (ਉਸ ਦੀਆਂ) ਅੱਖਾਂ ਨਾਲ ਅਖਾਂ 
ਜੋੜੀਆਂ, ਤਾਂ ਚੁਪ ਕਰ ਕੇ ਰਹਿ ਗਿਆ, ਕੁਝ ਵੀ ਨ ਬੋਲਿਆ। (ਮਨ ਵਿਚ ਸਮਝ _ਗਿਆ 
ਕਿ) ਉਸ ਦਾ ਭੇਦ ਇਸਤਰੀ (ਰਾਣੀ) ਨੇ ਪਾ ਲਿਆ ਹੈ।੧0। 

(ਰਾਜੇ ਨੇ ਮਨ ਵਿਚ ਸੋਚਿਆ ਕਿ) ਮੇਰੀ ਲਗਨ ਉਸ (ਵੇਸਵਾ) ਨਾਲ ਲਗ ਗਈ ਹੈ, 
ਇਸੇ ਕਰ ਕੇ ਹੀ ਰਾਣੀ ਨੇ ਇਹ ਗੱਲ ਕਹੀ ਹੈ। ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ 
(ਕਿਉਂਕਿ) ਮੇਰੇ _ਕੋਲੋਂ ਵੇਸਵਾ ਛਡੀ ਨਹੀਂ _ਜਾਂਦੀ।੧੧। 

ਹੁਣ ਰਾਣੀ ਨੇ ਇਹ ਗੱਲ ਫੜ ਲਈ ਹੈ ਕਿ (ਇਸ ਨੇ) ਮੇਰੀ ਪ੍ਰੀਤ ਵੇਸਵਾ ਨਾਲ 
ਵੇਖ ਲਈ ਹੈ। ਉਸ (ਵੇਸਵਾ) ਤੋਂ ਬਿਨਾ ਮੇਰੇ ਪਾਸੋਂ ਰਿਹਾ ਨਹੀਂ_ਜਾਂਦਾ, (ਪਰ ਜੇ) ਉਸ ਨਾਲ 
ਸੈਯੋਗ _ਕਰਦਾ ਹਾਂ ਤਾਂ ਰਾਣੀ ਹੱਥੋਂ ਜਾਂਦੀ ਹੈ।੧੨। 

ਜਦ ਰਾਜਾ ਫਿਰ _ਰਾਣੀ ਕੋਲ ਆਇਆ, ਤਦ ਰਾਣੀ ਨੇ ਇਸ ਤਰ੍ਹਾਂ (ਕਹਿ ਕੇ) 
ਸੁਣਾਇਆ। (ਜੇ ਮੈਂ) ਸੁਣ ਲਿਆ ਕਿ ਤੁਸੀਂ ਵੇਸਵਾ ਦੇ ਗਏ ਹੋ, ਤਾਂ ਮੈਂ ਯਾਰ ਨਾਲ ਸੈਭੋਗ 
ਕਰਾਂਗੀ।੧੩। 


ਹੇ ਪ੍ਰਿਯ! ਹੁਣ ਤੁਸੀਂ _'ਨਿਿਧਾਤ” (ਰਸ - ਰੁਧਰ ਅਥਵਾ ਵੀਰਜ ਰਹਿਤ) ਹੋ ਗਏ ਹੋ, 
ਇਸ ਲਈ ਤੁਹਾਡੇ ਘਰ ਕੋਈ ਪੁੱਤਰ ਨਹੀਂ ਹੋਇਆ _ਹੈ। ਜਦ (ਤੁਹਾਡੀ) ਇਸਤਰੀ ਨਾਲ 
ਹੋਰ ਲੋਗ _ਸੈਯੋਗ ਕਰਨਗੇ, _ਤਦ _ਹੀ ਤੁਹਾਡੇ ਘਰ ਪੁੱਤਰ _ਹੋਵੇਗਾ।੧੪। 

ਤਦ ਰਾਜੇ ਨੇ ਇਸ ਤਰ੍ਹਾਂ ਹਿਰਦੇ ਵਿਚ ਸੋਚਿਆ ਕਿ ਰਾਣੀ ਨੇ ਠੀਕ ਗੱਲ ਕਹੀ ਹੈ। 
ਉਸ ਨੂੰ ਭੋਗ ਕਰਨ ਦੀ ਮਾਫ਼ੀ ਲਿਖ ਦਿੱਤੀ ਅਤੇ ਆਪ ਵੇਸਵਾ ਦੇ (ਘਰ) ਚਲਾ _ਗਿਆ।੧੫। 


ਜਦ ਰਾਜਾ ਵੇਸਵਾ ਦੇ ਜਾਂਦਾ, (ਤਾਂ ਪਿਛੋਂ) ਰਾਣੀ ਜਿਸ (ਮਰਦ) ਨੂੰ ਚਾਹੁੰਦੀ, ਬੁਲਾ 
ਲੈਂਦੀ। ਉਸ _ਨਾਲ ਚੰਗੀ ਤਰ੍ਹਾਂ _ਕਾਮ-ਕ੍ਰੀੜਾ ਕਰਦੀ _ਅਤੇ ਹਿਰਦੇ ਵਿਚ ਰਾਜੇ ਦਾ _ਸੈਕੋਚ ਨ 
ਧਰਦੀ।੧੬। 

ਰਾਣੀ ਨੇ ਵੇਸਵਾ ਨੂੰ ਆਪ ਬੁਲਵਾਇਆ ਸੀ ਅਤੇ ਇਸ ਛਲ ਨਾਲ ਰਾਜੇ ਤੋਂ _(ਮਾਫ਼ੀ- 
ਪੱਤਰ) ਲਿਖਵਾਇਆ _ਸੀ। (ਰਾਣੀ) ਜਿਸ ਨੂੰ ਚਾਹੁੰਦੀ, ਬੁਲਵਾ ਲੈਂਦੀ ਅਤੇ ਉਸ _ਨਾਲ ਰੁਚੀ 
ਪੂਰਵਕ _ਕਾਮ-ਕ੍ਰੀੜਾ _ਕਰਦੀ।੧੭। 

ਮੂਰਖ ਰਾਜੇ ਨੇ ਭੇਦ ਨੂੰ ਨ ਸਮਝਿਆ ਅਤੇ ਇਸ ਛਲ ਨਾਲ (ਆਪਣੇ ਆਪ ਨੂੰ) 
ਛਲਵਾ _ਲਿਆ। ਰਾਣੀ ਨੇ _ਇਸ ਤਰ੍ਹਾਂ ਦਾ _ਚਰਿਤ੍ੁ ਬਣਾਇਆ ਅਤੇ ਪਤੀ ਤੋਂ (ਗੈਰ ਮਰਦ 
ਨਾਲ) _ਭੋਗ _ਕਰਨ _ਦਾ ਮਾਫ਼ੀ (ਪੌਤਰ) ਲਿਖਵਾ _ਲਿਆ।੧੮। 

ਏਥੋਂ ਸੰ ਗੰਰੇਤੁੰਪ/ਮਿਆਨ ਦੇ ਆ ਗੱਰੇੜੂ ਦੇ ਮੰਤ ਝੂਘ ਸਲਾਦ ਦੇ ੨੯=ਵ' ਾਰੇੜ੍ਹ ਦੀ ਸਮਘਤ 

ਭਾ ਡ੍ਭ ਹੰ/ ੨੯=੩/ ੫੫੮੯/ ਚਲਦਾ? 


0੨੧੨ 


ਜੱਪਣਾ 

ਅਨਦਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ (ਜਿਸ ਦਾ) ਰਾਜਾ ਆਨਦ ਸੈਨ ਬਹੁਤ 
ਗੁਣਵਾਨ ਸੀ। _ਉਸ ਦੇ ਘਰ _ਅਨਦਾਵਤੀ ਨਾਂ ਦੀ ਇਸਤਰੀ ਸੀ ਜਿਸ ਤੋਂ ਸਾਰਾ ਜਗਤ 
ਪ੍ਕਾਸ਼ਮਾਨ _ਸੀ।੧। 


੩੨੪ 


ਸੀ _ਦਸਮ-ਗ੍ਰੰਥ _ਸਾਹਿਬ 


ਅਧਿਕ ਰੂਪ _ਬਿਧਿਨਾ ਤਿਹ _ਕੀਨਾ। ਜਾ ਸਮ ਰੂਪ ਨ ਦੂਸਰ ਦੀਨਾ। 
ਆਯੋ ਪੁਰਖ ਏਕ ਤਬ ਬਨੋ। ਰਾਨੀ ਤੇ ਸੁੰਦਰਿ ਥੋ _ਘਨੋ। ੨। 


ਜਬ ਅਬਲਾ _ਤਿਹ ਰੂਪ _ਨਿਹਾਰਾ। ਮਦਨ _ਬਾਨ ਤਾ ਕੇ ਤਨ ਮਾਰਾ। 
ਰੀਝਿ ਰਹੀ ਸੁੰਦਰਿ ਮਨ ਮਾਹੀ। ਘਰ ਬਾਹਰ ਕੀ ਕਛੁ ਸੁਧਿ ਨਾਹੀ। ੩। 
ਪਠੈ _ਹਿਤੂ ਇਕ _ਤਾਹਿ ਬੁਲਾਵਾ। ਕਾਮ ਭੋਗ _ਤਿਹ ਸਾਥ _ਕਮਾਵਾ। 
ਮਨ _ਮਾਨਤ ਆਸਨ _ਤਿਹ _ਦਏ। ਚੁੰਬਨ ਔਰ _ਅਲਿੰਗਨ _ਲਏ। _੪। 
ਅਧਿਕ ਮਿਤ੍ਰ _ਰਾਨੀ ਕਹ _ਭਾਯੋ। ਇਹ ਬਿਧਿ ਤਾਹਿ ਪ੍ਰਬੋਧ _ਜਨਾਯੋ। 
ਕਹਾ ਉਜਾਰਿ ਜਹਾ ਬਡ _ਅਹੀ। ਆਸਨ _ਲਾਇ _ਬੈਠਿਯੋ _ਤਹੀ। _੫। 
ਸਭ ਹੀ ਅੰਗ _ਬਿਭੂਤਿ _ਚੜੈਯਹੁ। _ਦੂਮ _ਤਰ ਬੈਠੇ ਧ੍ਯਾਨ _ਲਗੈਯਹੁ। 
ਰਾਜਾ ਸਹਿਤ ਤਹਾ ਹਮ ਐਹੈ। ਤੁਮੈ ਧਾਮ ਜ੍ਯੋ_ਤ੍ਯੋ ਲੈ ਜੈਹੈ। ੬। 
ਮਾਨਿ ਜਾਰ ਸੋਈ ਬਚ _ਲਯੋ। ਭੇਖ ਅਤਿਥ ਕੋ _ਧਾਰਤ ਭਯੋ। 

ਆਸਨ ਏਕ ਬ੍ਰਿਛ ਤਰ ਮਾਰਾ। ਯੌ ਰਾਜਾ ਸੋ ਨਾਰਿ ਉਚਾਰਾ। _੭। 
ਸੋਵਤ ਹੁਤੀ ਸੁਪਨ ਮੈ ਪਾਯੋ। ਮਹਾ ਰੁਦੂੁ ਮੇਰੇ ਗ੍ਰਿਹ ਆਯੋ। 

ਪਾਵ _ਸਾਥ _ਤਿਨ ਮੋਹਿ ਜਗਾਯੋ। ਅਧਿਕ ਕ੍ਰਿਪਾ ਕਰਿ ਬਚਨ ਸੁਨਾਯੋ। _੮। 


ਤੁਮ _ਰਾਜਾਜੂ _ਸਾਥ _ਉਚਰਿਯਹੁ। _ਏਕ _ਬਾਤ _ਚਿਤ _ਭੀਤਰਿ _ਧਰਿਯਹੁ। 
ਏਕ _ਰਖੀਸੁਰ ਬਨ ਮਹਿ _ਸੁਨਾ। ਤਾ ਸਮ ਭਯੋ _ਨ ਹੈ ਕਹੂੰ ਮੁਨਾ। ੯। 


ਰਾਜਾ ਸਹਿਤ ਜਾਇ ਤਿਹ ਲ੍ਯੈਯਹੁ। ਦ੍ਰਾਦਸ _ਬਰਖ _ਸੰਗ ਲੈ ਸ੍ਰੈਯਹੁ। 
ਨਿਹਸੈਸੈ ਘਰ ਮੈ ਸੁਤ ਹੋਈ। ਯਾ_ਮੈ ਬਾਤ ਨ ਦੂਜੀ ਕੋਈ। ੧0। 


ਮਹਾ ਜਤੀ ਤਿਹ ਮੁਨਿ ਕੋ ਜਾਨਹੁ। ਕਹੂੰ ਨ _ਬਿਨਸਾ ਤਾਹਿ ਪਛਾਨਹੁ। 
ਰੰਭਾਦਿਕ ਇਸਤ੍ਰੀ ਪਚਿ _ਹਾਰੀ। ਬੁਤ ਤੇ ਟਰਾ ਨ ਰਿਖਿ ਬੂਤ _ਧਾਰੀ। _੧੧। 


ਹਮ ਤੁਮ ਸਾਥ ਤਹਾ ਦੋਊ ਜਾਵੈ। ਜ੍ਯੋ_ਤ੍ਯੋ _ਮੁਨਹਿ ਪਾਇ ਪਰ _ਲ੍ਯਾਵੈ। 
ਬਾਰਹ _ਬਰਿਸ ਮੋਰਿ ਸੰਗ ਸ੍ਹਾਵਹੁ। ਨਿਹਸੈਸੈ ਘਰ ਮੈ ਸੁਤ ਪਾਵਹੁ। _੧੨। 


ਸੁਨਿ ਬਚ ਨ੍ਰਿਪ ਉਠਿ ਠਾਢੋ _ਭਯੋ। _ਰਾਨੀ ਸਹਿਤ ਤਵਨ ਬਨ _ਗਯੋ। 
ਜਹ _ਛ੍ਰੈ ਬ੍ਰਿਛ ਗਗਨ _ਤਨ ਰਹੇ। ਘੋਰ ਭਯਾਨਕ ਜਾਤ ਨ ਕਹੇ। ੧੩। 


ਰਾਨੀ ਸਹਿਤ ਰਾਵ ਤਹ _ਗਯੋ। _ਹੇਰਤ ਤਵਨ _ਮੁਨੀਸਹਿ ਭਯੋ। 


ਨਾਰਿ ਸਹਿਤ ਪਾਇਨ ਤਿਹ _ਪਰਿਯੋ। _ਚਿਤ ਮੈ ਇਹੈ _ਬ਼ਿਚਾਰ _ਬਿਚਾਰਿਯੋ। _੧੪। 


ਚਰਿਤ੍ਰ ਪਾਖਿਆਨ ੩੨੫ 


ਵਿਧਾਤਾ ਨੇ _ਉਸ ਨੂੰ ਬਹੁਤ _ਰੂਪਵਾਨ ਬਣਾਇਆ ਸੀ, ਜਿਸ _ਵਰਗਾ ਰੂਪ _ਕਿਸੇ ਹੋਰ 


ਨੂੰ ਨਹੀਂ ਦਿੱਤਾ _ਸੀ। _ਤਦ ਉਥੇ ਇਕ _ਬਨੀਆ _('ਬਨੋ”) ਪੁਰਸ਼ ਆਇਆ _(ਅਰਥਾਂਤਰ- 
ਬਣਿਆ _ਠਣਿਆ ਪੁਰਸ਼ ਆਇਆ)। _(ਉਹ) ਰਾਣੀ ਤੋਂ ਵੀ ਅਧਿਕ ਸੁੰਦਰ _ਸੀ।੨। 

ਜਦ ਰਾਣੀ ਨੇ ਉਸ ਦਾ ਰੂਪ ਵੇਖਿਆ, ਤਦ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ 
ਬਾਣ _ਮਾਰਿਆ। (ਉਹ) ਸੁੰਦਰੀ ਮਨ ਵਿਚ ਮੋਹਿਤ ਹੋ ਗਈ ਅਤੇ (ਉਸ ਨੂੰ) ਘਰ ਦੀ ਕੁਝ 
ਸੁੱਧ ਬੁੱਧ ਨ ਰਹੀ।੩। 

ਇਕ _ਹਿਤ ਕਰਨ ਵਾਲੀ (ਸਖੀ) ਨੂੰ ਭੇਜ ਕੇ ਉਸ ਨੂੰ ਬੁਲਾਇਆ ਅਤੇ ਉਸ _ਨਾਲ 
ਕਾਮ-ਭੋਗ _ਕੀਤਾ। _ਉਸ ਨੂੰ ਮਨ ਭਾਉਂਦੇ ਆਸਣ ਦਿੱਤੇ ਅਤੇ ਚੁੰਬਨ ਤੇ _ਆਲਿੰਗਨ _ਲਿਤੇ।੪। 
(ਉਹ) ਮਿਤਰ ਰਾਣੀ ਨੂੰ ਬਹੁਤ ਚੰਗਾ ਲਗਿਆ ਅਤੇ ਇਸ ਤਰ੍ਹਾਂ ਨਾਲ ਉਸ ਨੂੰ 


ਸਮਝਾਇਆ। ਕਿਹਾ ਕਿ ਜਿਥੇ ਵੌਡੀ ਉਜਾੜ ਹੈ, ਉਥੇ ਆਸਣ ਲਗਾ _ਕੇ ਬੈਠ _ਜਾਓ।੫। 


ਸਾਰੇ ਸ਼ਰੀਰ ਉਤੇ _ਵਿਭੂਤੀ (ਸੁਆਹ) ਮਲ ਲਵੋ ਅਤੇ _ਬ੍ਰਿਛ ਹੇਠਾਂ ਬੈਠ _ਕੇ ਧਿਆਨ 
ਲਗਾਓ। _ਰਾਜੇ ਸਮੇਤ ਮੈਂ ਉਥੇ _ਆਵਾਂਗੀ ਅਤੇ ਤੈਨੂੰ ਜਿਵੇਂ ਕਿਵੇਂ ਘਰ _ਲ!| ਜਾਵਾਂਗੀ।੬। 


(ਰਾਣੀ ਦੀ) ਉਸ ਗੱਲ ਨੂੰ ਯਾਰ ਨੇ ਮੰਨ ਲਿਆ ਅਤੇ ਸਾਧ ਦਾ ਭੇਖ ਧਾਰਨ ਕਰ 
ਲਿਆ। ਇਕ ਬ੍ਰਿਛ ਹੇਠਾਂ ਆਸਣ ਲਗਾ _ਦਿੱਤਾ। (ਉਧਰ) ਰਾਜੇ ਪ੍ਰਤਿ ਰਾਣੀ ਨੇ ਇਸ ਤਰ੍ਹਾਂ 
ਕਿਹਾ--।੭। 

ਸੁੱਤੇ ਹੋਇਆਂ ਮੈਨੂੰ ਇਕ ਸੁਪਨਾ ਆਇਆ ਹੈ ਕਿ ਮਹਾ ਰੁਦੂ ਮੇਰੇ ਘਰ ਆਇਆ ਹੈ। 
ਉਸ ਨੇ ਪੈਰ ਨਾਲ ਮੈਨੂੰ ਜਗਾਇਆ ਹੈ ਅਤੇ ਬਹੁਤ ਕ੍ਰਿਪਾ ਕਰ ਕੇ ਬਚਨ _ਕਿਹਾ ਹੈ--।੮। 


ਹੇ ਰਾਜਾ ਜੀ! (ਮੈਂ) ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਇਕ ਗੌਲ ਮਨ ਵਿਚ ਰਖ ਲਵੋ। 
ਇਕ _ਰਿਖੀਸੁਰ ਬਨ ਵਿਚ (ਆਇਆ) ਸੁਣਿਆ ਹੈ। ਉਸ ਵਰਗਾ ਕੋਈ ਮੁਨੀ ਨਹੀਂ ਹੋਇਆ 
ਹੈ।੯। 

ਰਾਜੇ ਸਮੇਤ ਉਥੇ ਜਾਓ (ਅਤੇ ਉਸ ਨੂੰ) ਲੈ ਆਓ। ਬਾਰ੍ਹਾਂ ਸਾਲ (ਉਸ ਨੂੰ) ਨਾਲ ਲੈ 
ਕੇ ਸਵੋਂ। ਨਿਰਸੰਦੇਹ ਘਰ ਵਿਚ ਪੁੰਤਰ (ਦਾ ਜਨਮ) ਹੋਵੇਗਾ। ਇਸ ਵਿਚ ਕੋਈ ਹੋਰ ਗੌਲ 
(ਅਥਵਾ! ਭਾਵ) ਨਹੀਂ __ਹੈ।੧0। 

ਉਸ ਮੁਨੀ ਨੂੰ ਮਹਾਨ ਜਤੀ ਸਮਝੋ ਅਤੇ ਉਸ ਨੂੰ ਕਦੇ ਵੀ ਨਾਸ਼ਮਾਨ ('ਬਿਨਸਾ”) ਨ 
ਸਮਝੋ। _ਰੰਭਾ ਵਰਗੀਆਂ ਇਸਤਰੀਆਂ _(ਅਪੌਛਰਾਵਾਂ) ਖਪ ਗਈਆਂ _ਹਨ ਪਰ _(ਉਹ) ਬੁਤਧਾਰੀ 
ਰਿਖੀ ਆਪਣੇ ਬੂਤ ਤੋਂ _ਟਲਿਆ ਨਹੀਂ ਹੈ।੧੧। 

(ਇਸ ਲਈ) ਤੁਸੀਂ ਤੇ ਮੈਂ ਦੋਵੇਂ ਇਕੋਠੇ ਉਥੇ ਜਾਈਏ ਅਤੇ ਜਿਵੇਂ ਕਿਵੇਂ ਪੈਰੀਂ ਪੈ ਕੇ 
ਮੁਨੀ ਨੂੰ (ਘਰ) ਲਿਆਈਏ। ਉਸ ਨੂੰ ਬਾਰ੍ਹਾਂ ਸਾਲ ਮੇਰੇ ਨਾਲ ਸੌਣ ਦਿਓ ਅਤੇ ਬਿਨਾ ਕਿਸੇ 
ਸੈਸੇ ਦੇ ਘਰ ਵਿਚ ਪੁੰਤਰ ਪ੍ਰਾਪਤ _ਕਰੋ।੧੨। 

ਬਚਨ ਸੁਣ ਕੇ ਰਾਜਾ ਉਠ _ਖੜੋਤਾ ਅਤੇ ਰਾਣੀ ਸਮੇਤ ਉਸ ਬਨ ਵਿਚ _ਗਿਆ। ਜਿਥੇ 
ਬ੍ਰਿਛ ਆਕਾਸ਼ ਨੂੰ ਛੋਹ _ਰਹੇ _ਸਨ। _(ਉਹ ਬਨ) ਬਹੁਤ ਭਿਆਨਕ _ਸੀ (ਜਿਸ ਦਾ) ਵਰਣਨ 
ਨਹੀਂ ਕੀਤਾ ਜਾ _ਸਕਦਾ।੧੩। 

ਰਾਣੀ ਸਮੇਤ ਰਾਜਾ ਉਥੇ ਗਿਆ ਅਤੇ (ਜਾ ਕੇ) ਉਸ ਮੁਨੀ ਨੂੰ ਵੇਖਿਆ। ਇਸਤਰੀ 
ਸਮੇਤ ਉਸ ਦੇ ਧੈਰੀਂ ਪਿਆ ਅਤੇ ਚਿਤ ਵਿਚ ਇਹ ਵਿਚਾਰ ਬਣਾ _ਲਿਆ।੧੪। 


੩੨੬ 


ਸੀ _ਦਸਮ-ਗ੍ੂੰਥ _ਸਾਹਿਬ 


ਜੋ ਸਿਵ ਸੁਪਨ ਸਮੈ ਕਹਿ ਗਯੋ। ਸੋ ਹਮ ਸਾਚੁ ਦ੍ਰਿਗਨ ਲਹਿ _ਲਯੋ। 

ਜ੍ਯੋ _ਤ੍ਯੋ_ਕਰਿ ਇਹ ਗ੍ਰਿਹ ਲੈ ਜਾਊ। ਲੈ ਰਾਨੀ ਕੇ ਸਾਥ ਸੁਵਾਊ। ੧੫। 
ਜ੍ਯੋ _ਜ੍ਯੋ _ਨ੍ਰਿਪ _ਪਾਇਨ ਪਰ ਪਰੈ। ਤ੍ਯੋ _ਤ੍ਯੋ ਮੁਨਿ ਆਖੈ ਨ _ਉਘਰੈ। 

ਤ੍ਯੋ ਰਾਜਾ _ਸੀਸਹਿ _ਨਿਹੁਰਾਵੈ। ਤਾ _ਕਹ ਮਹਾ ਮੁਨੀ _ਠਹਰਾਵੈ। _੧੬। 

ਜਬ ਨ੍ਰਿਪ ਅਨਿਕ ਬਾਰ ਪਗ _ਪਰਾ। _ਤਬ ਆਖੈ ਮੁਨਿ ਦੁਹੂੰ ਉਘਰਾ। 

ਤਾ ਸੋ ਕਹਾ ਕਿਹ ਨਮਿਤਿ ਆਯੋ। ਕਿਹ ਕਾਰਨ ਇਸਤ੍ਰੀ ਸੰਗ ਲ੍ਯਾਯੋ। _੧੭। 


ਹਮ ਹੈ ਮੁਨਿ ਕਾਨਨ ਕੇ _ਬਾਸੀ। ਏਕ ਨਾਮ ਜਾਨਤ _ਅਬਿਨਾਸੀ। 
ਰਾਜਾ ਪੂਜਾ ਬਸਤ ਕਿਹ ਠੌਰਾ। ਹਮ ਪੂਭ ਕੇ _ਰਾਚੇ ਰਸ ਬੌਰਾ। ੧੮। 


ਯਹ _ਸੰਪਤਿ ਹਮਰੇ ਕਿਹ _ਕਾਜਾ। ਜੋ _ਲੈ _ਹਮੈ ਦਿਖਾਵਤ ਰਾਜਾ। 
ਹਮ ਨਹਿ ਧਾਮ ਕਿਸੂ ਕੇ ਜਾਹੀ। ਬਨ ਹੀ ਮਹਿ ਹਰਿ ਧ੍ਯਾਨ ਲਗਾਹੀ। _੧੯। 


ਕ੍ਰਿਪਾ ਕਰਹੁ ਨ੍ਰਿਪ ਧਾਮ ਪਧਾਰੋ। _ਹਮਰੇ ਬਡੇ ਅਘਨ ਕਹ _ਟਾਰੋ। 
ਬਾਰਹ _ਬਰਿਸ ਕ੍ਰਿਪਾ ਕਰਿ _ਰਹਿਯੈ। ਬਹੁਰੋ ਮਗ ਬਨ ਹੀ ਕੋ _ਗਹਿਯੈ। ੨0। 


ਜਬ ਨ੍ਰਿਪ ਅਧਿਕ ਨਿਹੋਰਾ ਕਿਯੋ। ਤਬ ਇਹ ਬਿਧਿ ਉਤਰਿ ਰਿਖਿ ਦਿਯੋ। 
ਹਮਰੋ ਕਹਾ ਧਾਮ ਤਵ _ਕਾਜਾ। ਬਾਰ ਬਾਰ _ਪਕਰਤ ਪਗ _ਰਾਜਾ। _੨੧। 
ਹਮ ਕਹ ਸਿਵ ਤੁਹਿ ਆਪੁ ਬਤਾਯੋ। ਸੋਵਤ ਇਹਾ ਜਗਾਇ ਪਠਾਯੋ। 
ਤਾ ਤੇ ਮਾਨਿ ਸੰਭੁ ਕੋ ਕਹੋ। _ਬਾਰਹ ਬਰਖ _ਹਮਾਰੋਂ _ਰਹੋਂ। ੨੨। 

ਸਿਵ ਕੀ ਸੁਨਤ ਭਯੋ ਜਬ _ਬਾਨੀ। ਤਬ ਮੁਨਿ ਸਾਥ ਚਲਨ ਕੀ ਮਾਨੀ। 
ਰਾਜਾ ਕੇ _ਹੂਹੈ ਸੰਗ ਸਿਧਾਰਾ। ਰਾਨੀ ਸਹਿਤ ਸਦਨ ਪਗ _ਧਾਰਾ। ੨੩। 
ਖਾਨ ਪਾਨ ਆਗੈ ਨ੍ਰਿਪ ਧਰਾ। ਤਾਹਿ ਨਿਰਖਿ ਰਿਖਿ ਐਸ _ਉਚਰਾ। 

ਇਹ ਭੋਜਨ ਹਮਰੇ ਕਿਹ ਕਾਜਾ। ਏ ਹੈ ਇਨ ਗ੍ਰਿਹਿਸਤਨ ਕੇ _ਸਾਜਾ। ੨੪੧ 


ਹਮ _ਇਸਤ੍ਰਿਨ ਤਨ ਨੈਨ ਨ ਲਾਵਹਿ। ਇਨ ਰਸ ਕਸਨ ਭੂਲ ਨਹਿ ਖਾਵਹਿ। 
ਬਿਨ ਹਰਿ ਨਾਮ ਕਾਮ ਨਹਿ ਆਵੈ। ਬੇਦ ਕਤੇਬ ਯੌ ਭੇਦ _ਬਤਾਵੈ। _੨੫। 


ਤਬ ਨ੍ਰਿਪ ਤਾਹਿ ਸਹੀ ਮੁਨਿ _ਮਾਨਾ। ਭੇਦ ਅਭੇਦ ਨ ਮੂੜ _ਪਛਾਨਾ। 
ਨਿਜੁ _ਰਾਨੀ ਤਨ ਤਾਹਿ _ਸੁਵਾਯੋ। ਮੂਰਖ _ਅਪਨੋ ਮੂੰਡ _ਮੁਡਾਯੋ। _੨੬। 


ਨਿਜੁ ਕਰ ਮੂਰਖ ਸੇਜ _ਬਿਛਾਵੈ। ਤਾਹਿ ਤ੍ਰਿਯਾ ਕੇ ਸਾਥ _ਸੁਵਾਵੈ। 
ਅਧਿਕ ਜਤੀ _ਤਾਕਹ _ਪਹਿਚਾਨੈ। _ਭੇਦ ਅਭੇਦ ਨ ਮੂਰਖ _ਜਾਨੈ। _੨੭। 


ਚਰਿਤ੍ਰ ਪਾਖਿਆਨ ੩੨੭ 


ਜੋ ਸ਼ਿਵ ਸੁਪਨੇ ਵਿਚ ਕਹਿ ਗਿਆ ਸੀ, ਉਹ ਮੈਂ ਸਚਮੁਚ ਅੱਖਾਂ ਨਾਲ ਵੇਖ ਲਿਆ ਹੈ। 
ਜਿਵੇਂ ਕਿਵੇਂ ਕਰ ਕੇ ਇਸ ਨੂੰ ਘਰ ਲੈ ਜਾਵਾਂ ਅਤੇ ਲੈ ਕੇ ਰਾਣੀ ਦੇ ਨਾਲ ਸਵਾਵਾਂ।੧੫। 

ਜਿਉਂ ਜਿਉਂ ਰਾਜਾ ਉਸ ਦੇ ਪੈਰੀਂ ਪੈਂਦਾ ਸੀ ਤਿਉਂ ਤਿਉਂ ਮੁਨੀ ਅਖਾਂ ਨਹੀਂ ਉਘਾੜਦਾ 
ਸੀ। ਰਾਜਾ ਸਿਰ ਨੂੰ ਨਿਵਾਉਂਦਾ ਸੀ ਅਤੇ ਉਸ ਨੂੰ ਮਹਾ ਮੁਨੀ ਸਮਝਦਾ _ਸੀ।੧੬। 


ਜਦ ਰਾਜਾ ਅਨੇਕ ਵਾਰ ਪੈਰੀਂ ਪਿਆ, ਤਦ ਮੁਨੀ ਨੇ ਦੋਵੇਂ ਔਖਾਂ _ਉਘਾੜੀਆਂ। ਉਸ 
ਨੂੰ ਕਿਹਾ ਕਿ ਕਿਸ (ਕੰਮ) ਲਈ ਆਏ ਹੋ ਅਤੇ ਕਿਸ ਕਾਰਨ ਇਸਤਰੀ ਨੂੰ ਨਾਲ ਲਿਆਏ 
1੧੭। 

ਅਸੀਂ ਮੁਨੀ ਲੋਗ ਜੰਗਲ ਦੇ ਵਾਸੀ ਹਾਂ ਅਤੇ ਇਕ _ਅਬਿਨਾਸ਼ੀ ਦਾ ਹੀ ਨਾਮ ਜਾਣਦੇ 
ਹਾਂ। ਰਾਜਾ ਅਤੇ ਪੂਜਾ _ਕਿਥੇ ਵਸਦੇ ਹਨ (ਅਸੀਂ ਨਹੀਂ ਜਾਣਦੇ)। ਅਸੀਂ ਤਾਂ ਪ੍ਰਭੂ ਦੇ ਰਸ 
ਵਿਚ ਮਗਨ _ਬੌਰਾਏ ਹੋਏ ਹਾਂ।੧੮। 

ਹੇ ਰਾਜਨ! ਇਹ ਸੰਪਤੀ ਸਾਡੇ ਕਿਸ ਕੰਮ ਦੀ, ਜੋ (ਤੁਸੀਂ) ਸਾਨੂੰ ਵਿਖਾਉਂਦੇ ਹੋ। ਅਸੀਂ 
ਕਿਸੇ ਦੇ ਘਰ ਨਹੀਂ ਜਾਂਦੇ, (ਬਸ) ਬਨ ਵਿਚ ਹੀ ਹਰਿ ਵਿਚ ਧਿਆਨ ਲਗਾਉਂਦੇ ਹਾਂ।੧੯। 

(ਉੱਤਰ ਵਿਚ ਰਾਜਾ ਮੁਨੀ ਨੂੰ ਕਹਿਣ ਲਗਿਆ--) ਕ੍ਰਿਪਾ ਕਰ ਕੇ ਰਾਜੇ ਦੇ ਘਰ ਚਲੋ 
ਅਤੇ ਸਾਡੇ ਵੱਡੇ ਪਾਪਾਂ ਨੂੰ ਦੂਰ ਕਰੋ। ਬਾਰ੍ਹਾਂ ਸਾਲ ਕ੍ਰਿਪਾ ਕਰ ਕੇ ਰਹਿਣਾ। ਫਿਰ ਬਨ ਦਾ ਹੀ 
ਰਸਤਾ ਫੜ _ਲੈਣਾ।੨0। 

ਜਦ ਰਾਜੇ ਨੇ ਬਹੁਤ ਤਰਲਾ ਕੀਤਾ, ਤਦ _ਰਿਖੀ ਨੇ ਇਸ ਤਰ੍ਹਾਂ ਉੱਤਰ _ਦਿੱਤਾ--ਹੇ 
ਰਾਜਨ! ਸਾਡਾ ਤੇਰੇ ਘਰ _ਕੀ ਕੰਮ ਹੈ। (ਤੂੰ) ਬਾਰ ਬਾਰ (ਕਿਉਂ) ਪੈਰ ਪਕੜਦਾ ਹੈਂ।੨੧। 

(ਰਾਜੇ ਨੇ _ਉੱਤਰ _ਦਿੱਤਾ--) ਤੁਹਾਡੇ ਬਾਰੇ ਸ਼ਿਵ ਨੇ ਸਾਨੂੰ ਖੁਦ ਦਸਿਆ ਹੈ। ਸੁਤੇ 
ਹੋਇਆਂ ਨੂੰ ਜਗਾ ਕੇ ਇਥੇ ਭੇਜਿਆ ਹੈ। ਇਸ ਲਈ ਸ਼ਿਵ ਸ਼ੰਭੂ ਦਾ ਕਿਹਾ ਮੰਨ ਕੇ ਬਾਰ੍ਹਾਂ ਵਰ੍ਹੇ 
ਸਾਡੇ _ਘਰ _ਰਹੋਂ।੨੨। 

ਜਦ _ਸ਼ਿਵ-ਬਾਣੀ ਬਾਰੇ ਸੁਣਿਆ ਤਦ ਮੁਨੀ ਨਾਲ ਚਲਣ ਦੀ ਗੱਲ ਮੰਨ _ਗਿਆ। 
ਰਾਜੇ ਦੇ ਨਾਲ ਹੋਕੇ ਚਲ ਪਿਆ ਅਤੇ ਰਾਣੀ ਸਮੇਤ ਮਹੱਲ ਵਿਚ ਪ੍ਰਵੇਸ਼ _ਕੀਤਾ।੨੩। 

ਰਾਜੇ ਨੇ ਖਾਣ ਪੀਣ (ਦੀਆਂ ਚੀਜ਼ਾਂ) ਅਗੇ ਧਰੀਆਂ। ਉਨ੍ਹਾਂ ਨੂੰ ਵੇਖ ਕੇ ਰਿਖੀ ਨੇ ਇਸ 
ਤਰ੍ਹਾਂ ਕਿਹਾ--ਇਹ ਭੋਜਨ _ਸਾਡੇ ਕਿਸ ਕੰਮ ਦਾ। ਇਹ ਤਾਂ ਗ੍ਰਿਹਸਥੀਆਂ (ਦੇ ਖਾਣ ਦੀ) 
ਸਾਮਗ੍ਰੀਂ ਹੈ।੨੪। 
ਖਾਂਦੇ। ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਚੀਜ਼ ਵੀ) ਕੰਮ ਨਹੀਂ ਆਉਂਦੀ। ਬੇਦ ਕਤੇਬ 
ਇਹੀ ਭੇਦ ਦੀ ਗੱਲ ਦਸਦੇ _ਹਨ।੨੫। 

ਤਦ ਰਾਜੇ ਨੇ ਉਸ ਸਹੀ ਮੁਨੀ ਮੰਨਿਆ। (ਉਸ) ਮੂਰਖ ਨੇ ਭੇਦ ਅਭੇਦ ਕੁਝ ਨ 
ਸਮਝਿਆ। ਆਪਣੀ ਰਾਣੀ ਉਸ ਨਾਲ ਸਵਾਇਆ। (ਇਸ ਤਰ੍ਹਾਂ) ਮੂਰਖ ਨੇ ਆਪਣਾ ਸਿਰ 
ਮੁੰਨਵਾਇਆ।੨੬। 

ਮੂਰਖ _ਰਾਜਾ ਆਪਣੇ ਹੱਥਾਂ ਨਾਲ ਸੇਜ ਵਿਛਾਉਂਦਾ ਅਤੇ (ਫਿਰ) ਉਸ ਨੂੰ ਇਸਤਰੀ ਦੇ 
ਨਾਲ _ਸਵਾਉਂਦਾ। _ਉਸ ਨੂੰ ਬਹੁਤ ਵੱਡਾ ਜਤੀ ਸਮਝਦਾ, _ਪਰ ਮੂਰਖ ਭੇਦ ਅਭੇਦ ਨੂੰ ਨ 
ਸਮਝਦਾ।੨੭। 


੨0 ॥੦੧ 


ਨੂ 
ਨੂ 


੩੨੮ 


ਸੀ _ਦਸਮ-ਗ੍ੂੰਥ _ਸਾਹਿਬ 


ਜਬ ਪਤਿ ਨਹਿ _ਹੇਰਤ ਤ੍ਰਿਯ ਜਾਨੈ। ਕਾਮ ਭੋਗ ਤਾ ਸੋ ਦ੍ਰਿੜ ਠਾਨੈ। 
ਭਾਂਗ ਅਫੀਮ ਅਧਿਕ _ਤਿਹ ਖ੍ਹਾਰੀ। ਚਾਰਿ ਪਹਰ _ਰਤਿ ਕਰੀ _ਪ੍ਯਾਰੀ। ੨੮। 


ਭੋਗ ਕਰਤ ਇਕ _ਕ੍ਰਿਯਾ _ਬਿਚਾਰੀ। ਊਪਰ _ਏਕ _ਤੁਲਾਈ _ਡਾਰੀ। 
ਨ੍ਹਿਪ ਬੈਠੋ ਮੂਕਿਯੈ ਲਗਾਵੈ। ਸੋ ਅੰਤਰ _ਰਾਨਿਯਹਿ _ਬਜਾਵੈ। _੨੯। 


ਇਹ ਛਲ ਸੌ ਮਿਤ੍ਰਹਿ ਤਿਨ ਪਾਵਾ। ਮੂਰਖ ਭੂਪ ਨ _ਭੇਵ _ਜਤਾਵਾ। 
ਪਾਂਵਦ _ਬੈਠਿ _ਮੂਕਿਯਨ ਮਾਰੈ। _ਉਤ ਰਾਨੀ ਸੰਗ _ਜਾਰ _ਬਿਹਾਰੈ। _੩0। 


ਇਹ ਛਲ ਸੌ ਰਾਨੀ ਪਤਿ ਛਰਿਯੋ। ਜਾਰ _ਗਵਨ ਤ੍ਰਿਯਿ ਦੇਖਤ ਕਰਿਯੋ। 
ਮੂਰਖੀ ਭੇਦ ਅਭੇਦ ਨ_ਪਾਯੋ। ਸੋ ਇਸਤ੍ਰੀ ਤੇ ਮੂੰਡ ਮੁਡਾਯੋ। ੩੧। ੧। 


/ਏੱਤਾ ਨੰ ਗਾਨਤ ਪਲ੍ਹਯਾਨੇ /ਤੇਯਾ ਗਾਠਤੋ ਮੰਤ ਭੂਪ ਅੰਭਾਦੇ ਦੋਇ ਯੌ ਫੱਰਾਨਵੇ ਲਾਠਤ੍ਹ ਸਮਾਪਤਮ 


ਡਾ ਭਭਆ ਡਤ/ _੨੯੪/ ੫੬੨6/ ਆਫੰ/ 


ਚੱਪਣਾ 
ਚੰਚਲ ਸੈਨ ਨ੍ਰਿਪਤਿ ਇਕ ਨਰਵਰ। ਅਵਰ ਨ੍ਰਿਪਤਿ ਤਾ ਕੀ ਨਹਿ ਸਰਬਰ। 
ਚੰਚਲ ਦੇ ਤਾ ਕੇ ਘਰ ਦਾਰਾ। ਤਾ ਸਮ ਦੇਵ ਨ ਦੇਵ ਕੁਮਾਰਾ। ੧। 


ਸੁੰਦਰਿਤਾ ਇਹ ਕਹੀ ਨ ਆਵੈ। ਜਾ ਕੋ ਮਦਨ ਹੇਰਿ ਲਲਚਾਵੈ। 
ਜੋਬਨ ਜੇਬ ਅਧਿਕ ਤਿਹ _ਧਰੀ। ਮੈਨ ਸੁ ਨਾਰ ਭਰਤ ਜਨੁ _ਭਰੀ। ੨। 


ਤਾ ਕੇ ਏਕ ਧਾਮ ਸੁਤ ਭਯੋ। ਬੀਸ ਬਰਿਸ ਕੋ ਹ੍ਹੈ ਮਰਿ ਗਯੋ। 
ਰਨਿਯਹਿ ਬਾਢਾ ਸੋਕ ਅਪਾਰਾ। ਜਾ ਤੇ ਸਭ _ਬਿਸਰਾ ਘਰ _ਬਾਰਾ। _੩। 


੮ 


ਤਹ ਇਕ ਪੂਤ ਸਾਹ ਕੋ_ਆਯੋ। _ਤੇਜਵਾਨ ਦੁਤਿ ਕੋ ਜਨੁ ਜਾਯੋ। 
ਜੈਸੋ ਤਿਹ ਸੁਤ ਕੋ _ਥੋਂ _ਰੂਪਾ। ਤੈਸੋ ਈ ਤਿਹ ਲਗਤ _ਸਰੂਪਾ। ੪। 


ਜਬ ਰਾਨੀ ਸੋ ਪੁਰਖ _ਨਿਹਾਰਾ। ਲਾਜ _ਸਾਜ _ਤਜ ਹਿਿਦੈ ਬਿਚਾਰਾ। 
ਯਾ ਸੋ ਕਾਮ ਭੋਗ ਅਬ _ਕਰਿਯੈ। ਨਾਤਰ ਮਾਰ ਛੁਰਕਿਆ ਮਰਿਯੈ। ੫। 


ਜਬ _ਵਹੁ _ਕੁਅਰ ਰਾਹ ਤਿਹ ਆਵੈ। ਚੰਚਲ ਦੇਖਨ ਕੌ ਤਿਹ ਜਾਵੈ। 
ਇਕ ਦਿਨ ਤਾ ਕੇ ਨਾਥ ਨਿਹਾਰੀ। ਇਹ ਬਿਧਿ ਸੋ ਤਿਹ ਬਾਤ ਉਚਾਰੀ। ੬। 


ਕਿਹ ਨਿਮਿਤਿ ਇਹ ਠਾ ਤੂ ਆਈ। ਹੇਰਿ ਰਹੀ ਕਿਹ ਕਹ ਦ੍ਰਿਗ ਲਾਈ। 
ਤਬ ਰਾਨੀ ਇਹ ਭਾਤਿ ਉਚਾਰੋ। ਸੁਨਹੁ ਨ੍ਰਿਪਤਿ ਤੁਮ ਬਚਨ _ਹਮਾਰੋ। _੭। 
ਜਸ ਤਵ ਸੁਤ ਸੁਰ ਲੋਕ ਸਿਧਾਯੋ। ਸੋ _ਧਰਿ ਰੂਪ ਦੁਤਿਯ ਜਨੁ _ਆਯੋ। 

ਤਿਹ ਤੁਮ ਮੁਰਿ ਢਿਗ ਸੇਜ ਸੁਵਾਵੋਂ। ਹਮਰੇ ਚਿਤ ਕੋ ਤਾਪ ਮਿਟਾਵੋ। ੮। 


ਚਰਿਤ੍ਰ ਪਾਖਿਆਨ ੩੨੯ 


ਜਦ _ਇਸਤਰੀ ਸਮਝਦੀ _ਕਿ _ਪਤੀ ਨਹੀਂ ਵੇਖ ਰਿਹਾ, ਤਦ ਉਸ ਨਾਲ ਖ਼ੂਬ ਭੋਗ 
ਵਿਲਾਸ _ਕਰਦੀ। _ਉਸ ਨੂੰ ਬਹੁਤ ਸਾਰੀ ਭੰਗ _ਅਤੇ ਅਫ਼ੀਮ _ਖੁਆਉਂਦੀ ਅਤੇ _ਉਸ _ਨਾਲ 
ਪਿਆਰੀ (ਇਸਤਰੀ) ਚਾਰ ਪਹਿਰ ਤਕ _ਰਤੀ-ਕ੍ਰੀੜਾ _ਕਰਦੀ।੨੮। 

ਉਸ (ਇਸਤਰੀ ਨੇ) ਭੋਗ ਕਰਦਿਆਂ ਇਕ ਕੰਮ ਸੋਚਿਆ ਅਤੇ (ਆਪਣੇ) ਉਪਰ 
ਇਕ _ਤੁਲਾਈ ਪਾ _ਲਈ। _ਰਾਜਾ ਬੈਠਾ ਮੁਕੀਆਂ ਮਾਰਦਾ (ਭਾਵ[ ਮੁਠੀ _ਚਾਪੀ ਕਰਦਾ) ਅਤੇ 
ਉਹ (ਮੁਨੀ ਤੁਲਾਈ ਦੇ) ਅੰਦਰ _ਰਾਣੀ ਨਾਲ ਭੋਗ _ਕਰਦਾ।੨੯। 

ਇਸ ਛਲ ਨਾਲ ਰਾਣੀ ਨੇ ਮਿਤਰ ਨੂੰ ਪ੍ਰਾਪਤ _ਕੀਤਾ। ਮੂਰਖ ਰਾਜੇ ਨੂੰ ਭੇਦ ਨ ਪਾਣ 
ਦਿੱਤਾ। (ਰਾਜਾ) _ਪਵਾਂਦ ਵਲ ਬੈਠ ਕੇ _ਮੁਕੀਆਂ ਮਾਰਦਾ ਅਤੇ _ਉਧਰ _ਰਾਣੀ ਨਾਲ ਯਾਰ 
ਰਮਣ ਕਰਦਾ।੩0। 

ਇਸ ਛਲ ਨਾਲ ਰਾਣੀ ਨੇ ਪਤੀ ਨੂੰ ਛਲ ਲਿਆ ਅਤੇ ਯਾਰ ਨੇ (ਰਾਜੇ ਦੇ) ਵੇਖਦਿਆਂ 
ਹੋਇਆਂ ਇਸਤਰੀ ਨਾਲ _ਰਮਣ _ਕੀਤਾ। _ਮੂਰਖ (ਰਾਜੇ) ਨੇ _ਭੇਦ ਅਭੇਦ ਨ ਸਮਝਿਆ ਅਤੇ 
ਉਸ ਇਸਤਰੀ ਦੁਆਰਾ _ਠਗਿਆ _ਗਿਆ।੩੧। 

ਏਥੋਂ ਗੀ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਝਾਦ ਦੇ ੨੯#ਵ' ਗਾੰਰੇਤਹ ਦੀ ਸਮਘਤ 

ਭਾ ਲਭ _ਹੈ/>੯੪/ _੫੬੨6/ _ਚਲਦਾ/ 

ਚੱਪਣਾ 

ਚੰਚਲ ਸੈਨ ਨਾਂ ਦਾ ਇਕ ਸੇਸ਼ਠ ਰਾਜਾ ਸੀ। ਹੋਰ ਕੋਈ ਰਾਜਾ 
ਸੀ। ਉਸ ਦੇ ਘਰ ਚੰਚਲ ਦੇ (ਦੇਈ) ਨਾਂ ਦੀ ਇਸਤਰੀ ਸੀ ਜਿਸ 
ਅਤੇ ਨ ਹੀ ਦੇਵ-ਕੁਮਾਰੀ _ਸੀ।੧। 

ਇਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ _ਸਕਦਾ। ਜਿਸ ਨੂੰ ਕਾਮ ਦੇਵ ਵੀ ਵੇਖ 
ਕੇ ਲਲਚਾਉਂਦਾ ਸੀ। ਉਸ ਨੇ ਬਹੁਤ ਜੋਬਨ ਅਤੇ ਸਜ _ਧਜ ਧਾਰਨ ਕੀਤੀ ਹੋਈ ਸੀ। (ਇੰਜ 
ਪ੍ਰਤੀਤ ਹੁੰਦਾ ਸੀ) ਮਾਨੋ (ਉਹ) ਇਸਤਰੀ ਕਾਮ ਨਾਲ ਪੂਰੀ ਤਰ੍ਹਾਂ ਭਰੀ ਹੋਈ _ਸੀ।੨। 

ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ, (ਜੋ) ਵੀਹ ਵਰ੍ਹਿਆਂ ਦਾ ਹੋਕੇ ਮਰ _ਗਿਆ। 
ਰਾਣੀ ਦਾ ਦੁਖ ਬਹੁਤ ਵਧ _ਗਿਆ, ਜਿਸ ਕਰ ਕੇ ਸਭ ਘਰ ਬਾਰ ਭੁਲ _ਗਿਆ।੩। 

ਉਥੇ ਸ਼ਾਹ ਦਾ ਇਕ ਪੁੱਤਰ ਆਇਆ। _(ਉਹ ਇਤਨਾ) ਤੇਜਵਾਨ ਸੀ, ਮਾਨੋ ਪ੍ਰਕਾਸ਼ ਨੇ 
ਹੀ ਉਸ ਨੂੰ ਜਨਮਿਆ ਹੋਵੇ। ਜਿਹੋ ਜਿਹਾ ਰਾਣੀ ਦੇ ਪੁੱਤਰ ਦਾ ਸਰੂਪ ਸੀ, ਉਸੇ ਤਰ੍ਹਾਂ ਇਸ 
ਦਾ ਰੂਪ ਵੀ ਲਗਦਾ _ਸੀ।੪। 

ਜਦ ਰਾਣੀ ਨੇ ਉਹ ਪੁਰਸ਼ ਵੇਖਿਆ, ਤਾਂ ਲਾਜ ਮਰਯਾਦਾ ਨੂੰ ਛਡ ਕੇ ਹਿਰਦੇ ਵਿਚ 
ਵਿਚਾਰ _ਕੀਤਾ। ਇਸ ਨਾਲ ਹੁਣ ਕਾਮ ਭੋਗ ਕਰਾਂ, ਨਹੀਂ _ਤਾਂ ਛੁਰੀ ਮਾਰ ਕੇ ਮਰ _ਜਾਵਾਂ।੫। 

ਜਦ ਉਹ ਕੁਮਾਰ ਰਾਹ ਤੋਂ ਲੰਘਦਾ ਤਦ ਰਾਣੀ ਉਸ ਨੂੰ ਵੇਖਣ ਜਾਂਦੀ। ਇਕ _ਦਿਨ 
ਉਸ ਨੂੰ (ਵੇਖਦੇ ਹੋਇਆਂ) ਰਾਜੇ ਨੇ ਵੇਖ ਲਿਆ ਅਤੇ ਉਸ ਨੂੰ ਇਸ ਤਰ੍ਹਾਂ ਗੱਲ _ਕਹੀ[।੬। 

ਕਿਸ ਕਰ ਕੇ ਤੂੰ ਇਥੇ ਆਈ ਹੈਂ ਅਤੇ ਕਿਸ ਨੂੰ ਅਖਾਂ ਲਗਾ ਕੇ ਵੇਖ ਰਹੀ ਹੈਂ ਤਦ 
ਰਾਣੀ ਨੇ ਇਸ ਤਰ੍ਹਾਂ _ਕਿਹਾ--ਹੇ ਰਾਜਨ! ਤੁਸੀਂ ਮੇਰੀ _ਗੌਲ ਸੁਣੋ।੭। 

ਜਿਸ ਤਰ੍ਹਾਂ ਦਾ ਤੁਹਾਡਾ ਪੁੱਤਰ ਸਵਰਗ _ਸਿਧਾਰਿਆ ਹੈ, ਇਹ (ਕੁਮਾਰ) ਮਾਨੋ ਉਸ 
ਦਾ ਦੂਜਾ ਰੂਪ ਧਾਰਨ ਕਰ ਕੇ ਆਇਆ ਹੋਵੇ। ਤੁਸੀਂ ਇਸ ਨੂੰ ਮੇਰੀ ਸੇਜ ਦੇ ਨੇੜੇ _ਸਵਾਓ 
ਅਤੇ ਮੇਰੇ ਚਿਤ ਦੇ ਦੁਖ ਨੂੰ ਦੂਰ ਕਰ _ਦਿਓ।੮। 


੩੩0 


ਸੀ _ਦਸਮ-ਗ੍ਰੰਥ _ਸਾਹਿਬ 


ਮੂਰਖ ਭੇਦ ਅਭੇਦ ਨ ਪਾਯੋ। ਤਾਹਿ ਬੁਲਾਇ ਆਪੁ ਲੈ ਆਯੋ। 
ਨ੍ਹਿਪ ਪੁਨਿ ਤਿਹ ਭਰੁਆਪਨ ਕਰਿਯੋ। ਭਲੋ ਬੁਰੋ ਨ _ਬਿਚਾਰਿ _ਬਿਚਰਿਯੋ। ੯। 


ਭਰੂਆ ਕੀ ਕ੍ਰਿਆ ਕਹ _ਕਰਿਯੋ। ਚਾਰਿ _ਬਿਚਾਰ ਕਛੂ ਨ ਬਿਚਰਿਯੋ। 
ਦੂਤੀ ਪਠਵਨ ਤੇ ਤ੍ਰਿਯ _ਬਚੀ। ਭੂਪਤਿ ਕੀ ਦੂਤੀ ਕਰਿ ਰਚੀ। ੧0। 


ਤਾਹਿ ਸੇਜ ਕੇ ਨਿਕਟ ਸੁਵਾਵੈ। ਭਲੋ ਭਲੋ ਭੋਜਨ ਤਿਹ ਖੁਵਾਵੈ। 
ਕਹੈ ਸੁ ਸੁਤ ਮੁਰ ਕੀ ਅਨੁਹਾਰਾ। ਤਾ ਤੇ ਯਾ ਸੰਗ _ਹਮਰੋ _ਪ੍ਯਾਰਾ। ੧੧। 


ਜੋ ਤ੍ਰਿਯਿ ਤਾ ਕੌ ਭੋਜ ਖੁਵਾਰੈ। ਰਾਨੀ ਝਝਕਿ ਤਾਹਿ ਤ੍ਰਿਯ ਡਾਰੈ। 
ਇਹ ਮੋਰੇ ਸੁਤ ਕੀ ਅਨੁਹਾਰਾ। ਭਲੋ ਭਲੋ _ਚਹਿਯਤ _ਤਿਹ ਖ੍ਹਾਰਾ। ੧੨। 


ਨਿਕਟਿ ਆਪਨੇ ਤਾਹਿ _ਸੁਵਾਵੈ। ਤਿਹ _ਢਿਗ ਅਪਨੀ ਸੇਜ _ਬਿਛਾਵੈ। 
ਜਬ ਤਾ ਸੰਗ ਨ੍ਰਿਪਤਿ ਸ੍ਰੈ _ਜਾਵੈ। ਤਬ ਤ੍ਰਿਯ ਤਾ ਸੰਗ ਭੋਗ ਕਮਾਵੈ। ੧੩। 


ਕਸਿ ਕਸਿ ਰਮੈ ਜਾਰ ਕੇ ਸੰਗਾ। ਦਲਿ ਮਲਿ ਤਾਹਿ ਕਰੈ ਸਰਬੰਗਾ। 
ਭਾਤਿ _ਭਾਤਿ ਤਨ ਭੋਗ ਕਮਾਈ। ਸੋਇ ਰਹੈ ਤ੍ਯੋ ਹੀ ਲਪਟਾਈ। _੧੪। 


ਇਕ _ਦਿਨ ਗਈ ਜਾਰ ਪਹਿ __ਰਾਨੀ। ਸੋਵਤ ਜਗਾ ਨ੍ਰਿਪਤਿ _ਅਭਿਮਾਨੀ। 
ਮੁਖ ਚੁੰਬਨ ਤਿਹ ਤਾਹਿ ਨਿਹਾਰਾ। ਧਿਰਿਗ ਧ੍ਰਿਗ ਬਚ ਹ੍ਹੈ ਕੋਪ _ਉਚਾਰਾ। _੧੫। 


ਦੰਹਰਾ 
ਮੈ ਇਹ ਬੋਲੀ ਪੂਤ ਕਹਿ ਯਾ ਸੰਗ ਅਤਿ ਮੁਰ ਪ੍ਯਾਰ। 
ਤਾ ਤੇ ਮੁਖ ਚੁੰਬਤ ਹੁਤੀ ਸੁਤ ਕੀ ਜਨੁ _ਅਨੁਸਾਰ। ੧੬। 
ਚੱਪਣਾ 
ਨ੍ਹਿਪ ਕੇ ਸਾਚ ਇਹੈ ਜਿਯ ਆਈ। ਪੂਤ ਜਾਨਿ ਚੁੰਬਨ ਮੁਖ ਧਾਈ। 
ਕੋਪ ਜੁ _ਬਢਾ _ਹੁਤਾ ਤਜਿ _ਦੀਨਾ। ਭੇਦ ਅਭੇਦ ਕਛੂ ਨਹਿ __ਚੀਨਾ। _੧੭। 


ਦੰਹਰਾ 


ਇਹ ਛਲ _ਬੰਗਸ ਰਾਇ ਕਹ ਰਾਖਾ ਅਪਨੇ _ਧਾਮ। 
ਦਿਨ ਕਹ ਪੂਤ ਉਚਾਰਈ ਨਿਸਿ ਕਹ ਭੋਗੇ ਬਾਮ। ੧੮। ੧। 


/ਏਤ ਨੀ ਲਾਠੇਤ ਪਲੁਯਾਨੇ /ਤੈਯਾ ਗਾਹੇਤ੍ਹੇ ਮਹਾਂ ਭੂਆ ਅੰਕਾਦੇ ਲੋਇ ਤੌਂ ਖਲਾਨਵੇਂ ਗਾਹੇੜ੍ਹ ਗਆਪਤਮ' 


ਡਾ ਨਭ# ਸ੍ਤ/ ੨੯੫/ ੫੬=੮/ ਆਫਲੁੰ/ 


ਚਰਿਤ੍ਰ ਪਾਖਿਆਨ ੩੩੧ 


ਮੂਰਖ (ਰਾਜੇ) ਨੇ ਭੇਦ ਅਭੇਦ ਨ ਸਮਝਿਆ ਅਤੇ 
ਲਿਆਇਆ। ਰਾਜੇ ਨੇ ਆਪ _ਦਲਾਲੀ _('ਭਰੁਆਪਨ”) ਕੀਤਾ 
ਨ _ਕੀਤਾ।੯। 

(ਉਸ ਨੇ) ਦਲਾਲੀ ਦਾ ਕੰਮ ਕੀਤਾ ਅਤੇ ਠੀਕ _ਗ਼ਲਤ _ਦਾ ਕੁਝ ਵੀ ਵਿਚਾਰ ਨ 
ਕੀਤਾ। _ਰਾਣੀ ਦੂਤੀ ਭੇਜ ਕੇ (ਉਸ ਨੂੰ ਬੁਲਾਉਣ ਤੋਂ) ਬਚ ਗਈ ਅਤੇ ਰਾਜੇ ਨੂੰ ਹੀ ਦੂਤੀ 
ਬਣਾ ਦਿੱਤਾ।੧0। 

ਉਸ ਨੂੰ ਆਪਣੀ ਸੇਜ ਦੇ ਨੇੜੇ ਸਵਾਉਂਦੀ ਅਤੇ ਉਸ ਨੂੰ ਚੰਗਾ 
ਕਹਿੰਦੀ ਕਿ (ਇਸ ਦੀ) ਮੇਰੇ ਪੁੰਤਰ ਵਰਗੀ ਨੁਹਾਰ ਹੈ, ਇਸ ਲਈ ਇਸ ਦੀ ਸੰਗਤ ਮੈਨੂੰ 
ਬਹੁਤ ਪਿਆਰੀ ਲਗਦੀ _ਹੈ।੧੧। 

ਜੋ (ਹੋਰ ਕੋਈ) ਇਸਤਰੀ ਉਸ ਨੂੰ ਭੋਜਨ _ਖਵਾਉਂਦੀ, ਤਾਂ ਉਸ ਨੂੰ ਰਾਣੀ ਝਿੜਕ 
ਦਿੰਦੀ ਸੀ। ਇਸ ਦੀ ਨੁਹਾਰ ਮੇਰੇ ਪੁੱਤਰ ਵਰਗੀ ਹੈ, (ਇਸ ਲਈ) ਇਸ ਨੂੰ ਚੰਗਾ ਚੰਗਾ 
ਭੋਜਨ ਕਰਾਉਣਾ ਚਾਹੀਦਾ ਹੈ।੧੨। 

ਉਸ ਨੂੰ ਆਪਣੇ ਕੋਲ ਸਵਾਉਂਦੀ ਅਤੇ ਉਸ ਦੇ ਨੇੜੇ ਆਪਣੀ ਸੇਜ _ਵਿਛਾਉਂਦੀ। ਜਦ 
ਉਸ ਨਾਲ ਰਾਜਾ ਸੌਂ ਜਾਂਦਾ, ਤਾਂ ਰਾਣੀ ਉਸ (ਕੁਮਾਰ) ਨਾਲ _ਕਾਮ-ਭੋਗ _ਕਰਦੀ।੧੩। 

(ਉਹ) ਕਸ ਕਸ ਕੇ ਯਾਰ ਨਾਲ ਰਮਣ ਕਰਦੀ ਅਤੇ ਉਸ ਦੇ ਸਾਰਿਆਂ ਅੰਗਾਂ ਨੂੰ 
ਮਿਧ ਦਿੰਦੀ। (ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ ਅਤੇ ਉਸੇ ਤਰ੍ਹਾਂ ਲਿਪਟੀ ਹੋਈ ਨਾਲ 
ਸੁਤੀ ਰਹਿੰਦੀ।੧੪। 

ਇਕ ਦਿਨ ਰਾਣੀ ਯਾਰ _ਕੋਲ ਗਈ, ਤਦ ਸੁਤਾ ਹੋਇਆ _ਅਭਿਮਾਨੀ ਰਾਜਾ ਵੀ ਜਾਗ 
ਪਿਆ। ਉਸ ਨੂੰ ਉਸ ਦਾ ਮੂੰਹ ਚੁੰਮਦੇ ਹੋਇਆਂ ਵੇਖਿਆ ਅਤੇ ਕ੍ਰੋਧਿਤ ਹੋ ਕੇ 'ਧ੍ਰਿਗ ਧ੍ਰਿਗ” 
ਕਹਿਣ ਲਗਾ।੧੫। 


ਉਸ ਯੁਵਕ ਨੂੰ ਆਪ 
ਅਤੇ ਦਾ 


ਬੁਲਾ 
ਵਿਚਾਰ 


ਦੰਹਰਾ” 

(ਰਾਣੀ) ਕਹਿਣ ਲਗੀ ਕਿ ਮੈਂ ਇਸ ਨੂੰ ਪੁੱਤਰ ਕਿਹਾ ਹੈ, ਇਸ ਨਾਲ ਮੈਨੂੰ ਬਹੁਤ ਪ੍ਰੇਮ 
ਹੈ। ਇਸ ਲਈ ਮੈਂ ਇਸ ਨੂੰ ਪੁੱਤਰ ਦੀ ਨੁਹਾਰ ਵਾਲਾ ਸਮਝ ਕੇ ਚੁੰਮਿਆ ਹੈ।੧੬। 
ਚੱਪਾਣ 

ਰਾਜੇ ਦੇ ਮਨ ਵਿਚ ਵੀ ਇਹੀ ਗੱਲ ਆਈ ਕਿ ਪੁੱਤਰ ਸਮਝ ਕੇ (ਉਸ ਦਾ) ਮੂੰਹ 


ਚੁੰਮਣ ਲਈ ਗਈ ਹੈ। (ਰਾਜੇ ਨੂੰ) ਜੋ ਕ੍ਰੋਧ ਚੜ੍ਹਿਆ ਹੋਇਆ ਸੀ, (ਉਸ ਨੂੰ) ਛਡ ਦਿੱਤਾ। 
(ਉਸ _ਮੁਰਖ ਨੇ) ਭੇਦ ਅਭੇਦ ਕੁਝ _ਨ__ਸਮਝਿਆ।੧੭। 
ਦੰਹਰਾ” 


ਇਸ ਛਲ ਨਾਲ _ਬੰਗਮ _ਰਾਇ ਨੂੰ ਆਪਣੇ ਘਰ _ਰਖਿਆ। (ਉਹ) ਇਸਤਰੀ ਦਿਨ ਨੂੰ 


ਉਸ ਨੂੰ ਪੁੱਤਰ ਕਹਿੰਦੀ ਸੀ ਅਤੇ ਰਾਤ ਨੂੰ ਭੋਗ ਕਰਦੀ _ਸੀ।੧੮। 


/ਏਥੇ ਨੰ ਲਾਠਤੁੱਪ/ਨਆਨ ਦੇ ਤੂੰਆ ਗਾਰੜ੍ਹ ਦੇ ਨਹੀੰ ਭੂਪ ਸੰਭਾਏ ਦੇ ੨੯੫ਵ' ਗਾਰੜ੍ਹ ਦੀ ਨਆਪਤ 
ਭਾ ਲਭ _ਹੀ/ ੨੯੫/ ੫੬੩੮/ ਚਲਦਾ? 


੩੩੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਬੰਗਸ ਸੈਨ _ਬੰਗਸੀ _ਰਾਜਾ। _ਸਦਨੁ ਭਰੇ ਜਾ ਕੇ ਸਭ _ਸਾਜਾ। 
ਬੰਗਸ ਦੇ ਤਾ ਕੋ ਘਰ ਰਾਨੀ। ਜਿਹ _ਲਖਿ ਨਾਰਿ ਤ੍ਰਿਲੋਕ ਰਿਸਾਨੀ। _੧। 


ਤਹਾ ਬਸਤ _ਇਕ _ਸਾਹ _ਦੁਲਾਰੀ। ਰੂਪਮਾਨ _ਗਤਿਮਾਨ _ਉਜਿਯਾਰੀ। 
ਤਾਹਿ ਮੰਗਲਾ ਦੇਈ ਨਾਮਾ। ਜਾ ਸਮ ਨਹੀ ਕਾਮ ਕੀ ਕਾਮਾ। ੨। 


ਤਹ ਇਕ ਆਇ ਗਯੋ __ਬਨਿਜਾਰਾ। ਮੋਤਿਨ _ਲਾਦੇ ਉਸਟ _ਹਜਾਰਾ। 
ਔਰ ਦਰਬੁ ਕੀ ਤੋਟਿ ਨ ਕੋਈ। ਲਖੈ ਸੁ ਹਰਤ ਰੀਝਿ ਕਰਿ ਸੋਈ। ੩। 


੭%/ਤਲ 
ਜਬੈ _ਮੰਗਲਾ _ਦੇਵਿ ਸੁ ਸਾਹੁ _ਨਿਹਾਰਿਯੋ। 


ਇਹੈ ਆਪਨੇ ਚਿਤ ਮਹਿ _ਚਤੁਰਿ ਬਿਚਾਚਿਯੋ। 
ਕਰਤ ਭਈ _ਮਿਜਮਾਨੀ ਸਦਨ ਬੁਲਾਇ _ਕੈ। 


ਹੋ ਭਰਾਤ ਤਵਨ ਕੇ ਆਯੋ ਦਿਯੋ ਉਡਾਇ ਕੈ। ੪। 


ਭਾਤਿ ਭਾਤਿ ਕੇ ਭੋਜਨ ਕਰੇ ਬਨਾਇ ਕੈ। 
ਤਰਹ ਤਰਹ ਕੇ ਆਨੇ ਅਮਲ _ਛਿਨਾਇ ਕੈ। 
ਆਨਿ ਤਵਨ ਢਿਗ ਰਾਖੇ ਕੰਚਨ _ਥਾਰ _ਭਰਿ। 
ਹੋਂ _ਸਾਤ ਬਾਰ ਮਦਿਯਨ ਤੇ ਮਦਹਿ ਚੁਆਇ ਕਰਿ। ੫। 


ਪ੍ਰਥਮ _ਕਰਿਯੋ _ਤਿਨ ਭੋਜਨ _ਬਿਜਿਯਾ ਪਾਨ _ਕਰਿ। 

ਬਹੁਰਿ _ਪਿਯੋ ਮਦ _ਬਡੇ _ਬਡੇ _ਪ੍ਯਾਲਾਨ ਭਰਿ। 

ਜਬ ਰਸ ਮਸ ਭੇ ਤਰੁਨਿ ਤਬੈ ਐਸੋ ਕੀਯੋ। 

ਹੋ_ਪਕਰਿ ਭੁਜਾ ਤੇ ਸਾਹੁ ਸੇਜ ਊਪਰਿ ਲੀਯੋ। ੬। 

ਤਾ ਸੌ ਕਹਾ ਕਿ ਆਉ ਕਾਮ ਕ੍ਰੀੜਾ ਕਰੈ। 

ਭਾਤਿ ਭਾਤਿ ਤਨ ਤਾਪ ਮਦਨ ਕੋ ਹਮ ਹਰੈ। 

ਮੈ ਤਰੁਨੀ ਤੈ ਤਰੁਨ ਕਹਾ ਚਕਿਚਿਤ ਰਹਿਯੋ। 

ਹੋ ਹਮ ਤੁਮ ਰਮਹਿ ਸੁ ਆਜੁ ਚੰਚਲਾ ਅਸ ਕਹਿਯੋ। _੭। 

ਚੱਪਣਾ 

ਸਾਹੁ ਤਵਨ ਕੀ ਬਾਤ ਨ ਮਾਨੀ। ਅਧਿਕ _ਮੌਗਲਾ ਭਈ _ਖਿਸਾਨੀ। 
ਅਧਿਕ ਕੋਪ ਕਰਿ ਹੇਤੁ ਬਿਸਾਰਾ। ਅਰਧਾ ਅਰਧ ਚੀਰ ਤਿਹ ਡਾਰਾ। ੮। 


ਲੂਟਿ ਲਯੋ ਤਾ ਕੋ ਸਭ ਹੀ ਧਨ। ਘੋਰ ਅਪ੍ਰਾਧ ਕਿਯੋ ਪਾਪੀ ਇਨ। 
ਯਾ ਕਹ ਚੀਰਿ ਮਤ ਗਜ ਡਾਰਾ। _ਕਿਨਹੂੰ ਪੁਰਖ ਨ ਕਰੀ ਨਿਵਾਰਾ। ੯। 


ਚਰਿਤ੍ਰ ਪਾਖਿਆਨ ੩੩੩ 


ਚੱਪਾਣ 

ਬੰਗਸ ਸੈਨ ਨਾਂ ਦਾ ਬੰਗਸ _ਦਾ ਰਾਜਾ ਸੀ, ਜਿਸ ਦੇ ਘਰ _ਸਾਜ-ਸਾਮਾਨ ਨਾਲ ਭਰੇ 
ਹੋਏ ਸਨ। ਉਸ ਦੇ ਘਰ ਬੰਗਸ ਦੇ (ਦੇਈ) ਨਾਂ ਦੀ ਰਾਣੀ ਸੀ। ਉਸ ਨੂੰ ਵੇਖ ਤਿੰਨਾਂ ਲੋਕਾਂ 
ਦੀਆਂ ਇਸਤਰੀਆਂ ਰੋਹ _ਵਿਚ ਆ ਜਾਂਦੀਆਂ ਸਨ (ਭਾਵ ਈਰਖਾ _ਕਰਦੀਆਂ _ਸਨ)।੧। 

ਉਥੇ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ। _ਉਹ _ਰੂਪਵਾਨ, ਚੰਚਲ _ਅਤੇ _ਉਜਲੇ ਸਰੂਪ 
ਵਾਲੀ ਸੀ। ਉਸ ਦਾ ਨਾਮ ਮੰਗਲਾ ਦੇਈ ਸੀ। ਉਸ ਵਰਗੀ ਕਾਮ ਦੀ ਇਸਤਰੀ (ਰਤੀ) ਵੀ 
ਨਹੀ ਸੀ।੨। 

ਉਥੇ ਇਕ _ਸੋਦਾਗਰ ਆ ਗਿਆ (ਜਿਸ ਨੇ) ਮੋਤੀਆਂ ਨਾਲ ਹਜ਼ਾਰਾਂ ਊਠ _ਲਦੇ ਹੋਏ 
ਸਨ। (ਉਸ ਨੂੰ) ਹੋਰ ਵੀ ਧਨ ਦੀ ਕੋਈ ਕਮੀ ਨਹੀਂ ਸੀ। (ਜੋ ਵੀ ਉਸ ਨੂੰ) ਵੇਖਦੀ, ਉਹੀ 
ਮੋਹਿਤ ਹੋ __ਜਾਂਦੀ।੩। 
੭%/ਤਲ 

ਜਦ _ਮੰਗਲਾ ਦੇਵੀ ਨੇ _ਉਸ ਸ਼ਾਹ (ਸੌਦਾਗਰ) ਨੂੰ ਵੇਖਿਆ (ਤਾਂ) ਆਪਣੇ ਮਨ 
ਉਸ ਚਤੁਰ (ਇਸਤਰੀ ਨੇ) ਵਿਚਾਰ _ਕੀਤਾ। _ਉਸ ਨੂੰ ਘਰ ਬੁਲਾ ਕੇ _ਮਿਜ਼ਮਾਨੀ ਕੀਤੀ 
ਇਹ (ਖ਼ਬਰ) ਉਡਾ ਦਿੱਤੀ ਕਿ ਉਸ ਦਾ ਭਰਾ ਆਇਆ ਹੈ।੪। 


(ਉਸ ਲਈ) ਭਾਂਤ ਭਾਂਤ ਦੇ ਭੋਜਨ ਬਣਵਾਏ ਅਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਛਣਵਾ ਕੇ 
ਲਿਆਉਂਦੇ। ਸੋਨੇ ਦੇ ਥਾਲ ਵਿਚ ਭਰ ਕੇ ਉਸ ਦੇ ਸਾਹਮਣੇ ਆ ਰਖੇ। ਸ਼ਰਾਬ ਨੂੰ ਸੱਤ ਵਾਰ 
ਕਲਾਲਾਂ _ਤੋਂ` ਕਢਵਾਇਆ _ਗਿਆ।੫। 


ਪਹਿਲਾਂ ਉਸ ਨੇ ਭੰਗ ਪੀ ਕੇ ਭੋਜਨ ਕੀਤਾ। ਫਿਰ ਵੱਡੇ ਵੌਡੇ ਪਿਆਲਿਆਂ ਵਿਚ ਪਾ 
ਕੇ ਸ਼ਰਾਬ ਪੀਤੀ। ਜਦ (ਉਸ ਨੂੰ ਦੋਹਾਂ) ਰਸਾਂ ਨੇ _ਮਸਤਾ ਦਿੱਤਾ, ਤਦ (ਉਸ) ਇਸਤਰੀ ਨੇ 
ਇਸ ਤਰ੍ਹਾਂ _ਕੀਤਾ। ਸ਼ਾਹ ਨੂੰ _ਬਾਹੋਂ ਪਕੜ ਕੇ ਸੇਜ ਉਪਰ _ਲ! ਲਿਆ।੬। 


ਉਸ ਨੂੰ ਕਹਿਣ ਲਗੀ ਕਿ ਆਓ ਕਾਮ-ਕ੍ਰੀੜਾ _ਕਰੀਏ। ਵਖ _ਵਖ ਢੰਗਾਂ ਨਾਲ _ਕਾਮ 
ਦੇ ਤਾਪ ਨੂੰ ਅਸੀਂ ਦੂਰ ਕਰੀਏ। ਇਸਤਰੀ ਨੇ _ਕਿਹਾ--ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈ, 
(ਫਿਰ) ਹੈਰਾਨ ਕਿਉਂ ਹੈਂ, (ਆ) ਅਜ ਮੈਂ ਤੇ ਤੂੰ _ਰਮਣ ਕਰੀਏ।੭। 


ਚੱਪਣਾ 

ਸ਼ਾਹ ਨੇ ਉਸ ਇਸਤਰੀ ਦੀ ਗੱਲ ਨ ਮੌਨੀ। (ਇਸ ਤੇ) ਮੌਗਲਾ ਬਹੁਤ ਖਿਝ _ਗਈ। 
(ਉਸ ਨੇ) ਬਹੁਤ ਕ੍ਰੋਧ ਕਰ ਕੇ ਪਿਆਰ ਨੂੰ ਭੁਲਾ ਦਿੱਤਾ ਅਤੇ ਉਸ ਨੂੰ ਅਧੋ ਅਧ ਚੀਰ 
ਸੁਟਿਆ।੮। 

ਉਸ ਦਾ ਸਾਰਾ ਧਨ ਲੁਟ ਲਿਆ (ਅਤੇ ਕਿਹਾ ਕਿ) ਇਸ ਪਾਪੀ ਨੇ ਬਹਤੁ ਵੱਡਾ ਪਾਪ 
ਕੀਤਾ ਹੈ। (ਫਿਰ ਕਹਿਣ ਲਗੀ) ਇਸ ਨੂੰ ਮਸਤ ਹਾਥੀ ਨੇ ਚੀਰਿਆ ਹੈ। ਕਿਸੇ ਵਿਅਕਤੀ ਨੇ 
ਵੀ ਹਾਥੀ (ਕਰੀ) ਨੂੰ ਨਹੀਂ ਹਟਾਇਆ।੯। 


੩੨੩੪ 


ਸੀ _ਦਸਮ-ਗ੍ੰਥ _ਸਾਹਿਬ 


ਵਾਰਸ ਭਈ ਆਪੁ ਤਾ ਕੀ ਤਿਯ। ਮਾਤਰਾ ਲਈ ਮਾਰਿ ਤਾ ਕੋ ਜਿਯ। 
ਭੇਦ ਅਭੇਦ ਨ ਕਿਨੂੰ ਬਿਚਾਰਾ। ਭੋਗ ਨ_ਕਿਯਾ ਤਿਸੈ ਕੌ _ਮਾਰਾ। ੧0। 


ਦੰਹਰਾ 
ਇਹ ਛਲ ਮਾਰਾ ਤਾਹਿ ਕੌ ਜੋ ਨ ਰਮਾ ਤਿਹ ਸੰਗ। 
ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ _ਪ੍ਰਸੰਗ। ੧੧। ੧। 


/ਏੱਤਾ ਨੀ ਲਾਰਤ੍ਹ ਪਖੂਯਾਨੇ ਯਾ ਗਹੇੜ੍ਹੇ ਮੰਤ ਭੂਪ ਨੰਭਾਦੇ ਦੋਇ ਨ ਫੁਯਨਵੇਂ ਲਾਰੇਤ੍ਹ ਸ਼ਮਘਤਨਆ 


ਗਤ ਨਭ#ਆ ਸਤ) ੨੯੬੭ ੫੬੪੯/ ਅ%ਫ੍ਹੀ/ 


ਚੱਪਾਣ 
ਬਿਜੈ ਸੂਰ ਖਤ੍ਰੀ ਇਕ ਰਹੈ। ਸਿਧ ਪਾਲ ਤਾ ਕਹ ਜਗ _ਕਹੈ। 
ਸਮਸਦੀਨ _ਦਿਲੀਸ _ਦਿਵਾਨਾ। ਜਾਨਤ ਸਕਲ _ਰਾਵ ਅਰੁ _ਰਾਨਾ। _੧। 


ਲਛਿਮਨ ਸੈਨ ਧਾਮ ਸੁਤ ਸੁਭ _ਮਤਿ। ਬਜੂ ਸੈਨ ਦੂਸਰੋ ਬਿਕਟ _ਮਤਿ। 
ਸਕੁਚ ਮਤੀ ਦੁਹਿਤਾ ਇਕ ਤਾ ਕੇ। ਨਰੀ ਨਾਗਨੀ ਸਮ ਨਹਿ ਜਾ ਕੇ। ੨। 


ਸਮਸਦੀਨ _ਦਿਲੀਸ ਜੁਵਾਨਾ। ਮਾਨਤ _ਆਨਿ ਦੇਸ ਜਿਹ ਨਾਨਾ। 
ਏਕ ਦਿਵਸ ਵਹੁ ਗਯੋ _ਸਿਕਾਰਾ। ਜਾ ਦਿਸ ਹੁਤੀ ਕੇਹਰੀ ਬਾਰਾ। _੩। 


ਤਹੀ _ਦਿਲੀਸ ਆਪੁ _ਚਲਿ _ਗਯੋ। ਜਹਾ _ਸਿੰਘਨੀ ਚਿਤਵਤ _ਭਯੋ। 
ਸਿਧ ਪਾਲ ਲੀਏ _ਅਪਨੇ _ਸੰਗਾ। ਔਰ ਲੀਏ _ਅਨਗਨ _ਚਤੁਰੰਗਾ। _੪। 


ਤਾ ਪਰ ਕਰੀ ਝੁਕਾਵਤ ਭਯੋ। _ਕੇਹਰਿ ਸਮੈ ਜਨਮ ਤਬ ਲਯੋ। 
ਅਰਧ _ਰਹਾਤਨ ਮਾਤ _ਕੁਖੂਤਰ। _ਅਰਧਹ _ਨਾਕਰ _ਗਜ _ਮਸਤਕ _ਪਰ। _੫। 


ਤਹ ਇਕ _ਭਾਟ ਕੌਤਕ ਅਸ _ਲਹਾ। _ਹਜਰਤਿ ਸੁਨਤ ਦੋਹਰਾ ਕਹਾ। 
ਸੁ ਸੈ ਕਹਤ ਹੋ ਸੁਨਹੁ ਪ੍ਯਾਰੇ। ਜੋ ਤਿਨ ਸਾਹ ਨ ਚਿਤ ਤੇ ਟਾਰੇ।੬। 


ਦੰਹਰਾ 
ਸਿੰਘ _ਸਾਪੁਰਸ _ਪਦਮਿਨੀ ਇਨ ਕਾ ਇਹੈ _ਸੁਭਾਉ। 
ਜ੍ਯੋ_ਜ੍ਯੋ ਦੁਖ ਗਾੜੋ ਪਰੈ ਤ੍ਯੋ_ਤ੍ਯੋ ਆਗੇ ਪਾਉ। ੭। 


ਚੱਪਲਾਂ 
ਭਾਟ ਜਬੈ ਇਹ _ਭਾਤਿ _ਉਚਾਰਾ। _ਹਜਰਤਿ _ਬਚਨ _ਸੂਵਨ ਇਹ _ਧਾਰਾ। 
ਜਬ ਅਪਨੇ ਮਹਲਨ ਮਹਿ ਆਯੋ। ਸਿਧ ਪਾਲ ਕਹ ਬੋਲ ਪਠਾਯੋ। _੮। 


ਚਰਿਤ੍ਰ ਪਾਖਿਆਨ ੩੩੫ 


(ਉਹ) ਇਸਤਰੀ ਆਪ _ਉਸ ਦੀ ਵਾਰਸ ਬਣ _ਗਈ। ਉਸ ਨੂੰ ਜਾਨੋ ਮਾਰ ਕੇ ਸਾਰੀ 
ਦੌਲਤ ('ਮਾਤ੍ਹਾ) ਲੈ ਲਈ। ਕਿਸੇ ਨੇ ਵੀ ਭੇਦ ਅਭੇਦ ਨਹੀਂ ਵਿਚਾਰਿਆ। (ਉਸ ਸ਼ਾਹ ਨੇ) 
ਭੋਗ ਕਰਨਾ ਨ ਮੰਨਿਆ, (ਇਸ ਲਈ) ਉਸ ਨੂੰ ਮਾਰ ਦਿੱਤਾ।੧0। 
ਦੰਹਰ” 

ਇਸ ਛਲ ਨਾਲ ਉਸ ਨੂੰ ਮਾਰ ਦਿੱਤਾ, ਜੋ ਉਸ ਨਾਲ ਨ __ਰਮਿਆ। ਕਵੀ ਸਿਆਮ 
ਅਨੁਸਾਰ _ਤਦ _ਹੀ ਕਥਾ ਪ੍ਰਸੰਗ ਪੂਰਾ _ਹੋ__ਗਿਆ।੧੧। 

/ਏਥੇਂ ਨੰ ਗਰੈਤ੍ਰੰਪ/#ਆਨ ਦੇ ਤੁਆ ਗਾਰੇਤਹ ਦੇ ਮੰ ਭੂਪ ਸੰਬਾਦ ਦੇ ੨੯੬ਵੇ ਗਰੇੜ੍ਹ` ਦਾ ਸਪਤ 

ਨ੍ਭਾ ਲਭ _ਹੈ/>੯੬/ ੫੬੪੯/ _ਚਲਦਾ/ 


ਜੱਪਣਾ 

ਇਕ _ਬਿਜੈ ਸੂਰ ਨਾਂ ਖੜੀ (ਛੜੀ) ਰਹਿੰਦਾ ਸੀ। ਉਸ ਨੂੰ ਸਾਰਾ ਜਗਤ _ਸਿਧ _ਪਾਲ 
ਕਹਿੰਦਾ ਸੀ। (ਉਹ) ਦਿੱਲੀ ਦੇ ਬਾਦਸ਼ਾਹ ਸ਼ਮਸਦੀਨ ਦਾ ਦੀਵਾਨ ਸੀ ਜਿਸ ਨੂੰ ਸਾਰੇ ਰਾਜੇ 
ਅਤੇ ਰਾਣੇ ਜਾਣਦੇ _ਸਨ।੧। 

(ਉਸ ਦੇ) ਘਰ ਲਛਿਮਨ ਸੈਨ ਨਾਂ ਦਾ ਇਕ ਸ਼ੁਭ ਮਤਿ ਵਾਲਾ ਪੁੱਤਰ ਅਤੇ 
ਸੈਨ ਨਾਂ ਵਾਲਾ ਦੂਜਾ ਭੈੜੀ ਮਤਿ ਵਾਲਾ (ਪੁੱਤਰ) ਸੀ। ਉਸ ਦੀ ਸਕੁਚ ਮਤੀ ਨਾਂ ਦੀ 
ਪੁੱਤਰੀ ਸੀ, ਜਿਸ ਵਰਗੀ ਕੋਈ ਨਰੀ ਜਾਂ _ਨਾਗਨੀ ਨਹੀਂ _ਸੀ।੨। 

ਦਿੱਲੀ ਦਾ ਬਾਦਸ਼ਾਹ _ਸ਼ਮਸਦੀਨ ਜਵਾਨ _ਸੀ। ਬਹੁਤ ਸਾਰੇ ਦੇਸ ਉਸ ਦੀ ਈਨ ਮੰਨਦੇ 
ਸਨ। ਇਕ _ਦਿਨ ਉਹ ਸ਼ਿਕਾਰ ਉਤੇ ਉਸ ਦਿਸ਼ਾ ਵਲ ਗਿਆ ਜਿਥੇ ਸ਼ੇਰਾਂ ਦੀ ਬਾਰ (ਜੰਗਲ) 
ਸੀ। (ਉਥੇ ਉਸ ਨੇ ਇਕ ਸ਼ੇਰਨੀ ਵੇਖੀ)।੩। 


ਸੈਨਿਕ ਵੀ ਲ1 ਲਏ।੪। 

(ਉਸ ਨੇ ਆਪਣੇ) ਹਾਥੀ _('ਕਰੀ”) ਨੂੰ ਉਸ (ਸ਼ੇਰਨੀ) ਵਲ ਪ੍ਰੋਰਿਆ। ਉਸ ਵੇਲੇ 
(ਸ਼ੇਰਨੀ ਦੀ ਕੁਖ ਵਿਚੋਂ) ਸ਼ੇਰ ਨੇ ਜਨਮ ਲਿਆ। (ਉਹ ਅਜੇ) ਅਔਧਾ ਮਾਂ ਦੀ ਕੁੱਖ ਵਿਚ ਹੀ 
ਸੀ ਕਿ ਹਾਥੀ ਦੇ ਮਸਤਕ ਵਿਚ _ਨਾਖੁਨ _(ਗਡ _ਦਿੱਤੇ)।੫। 


ਭੁਲਾਇਆ ਨਹੀਂ।੬। 


ਦੰਹਰਾ 

ਸ਼ੇਰ, ਸੱਚਾ ਪੁਰਸ਼ _('ਸਾਪੁਰਸ”) ਅਤੇ _ਪਦਮਿਨੀ ਇਨ੍ਹਾਂ ਦਾ ਇਹੀ ਸੁਭਾ ਹੈ। (ਇਨ੍ਹਾਂ 
ਉਤੇ) ਜਿਉਂ ਜਿਉਂ ਬਹੁਤ ਦੁਖ ਪੈਂਦਾ ਹੈ, ਤਿਉਂ ਤਿਉਂ ਇਨ੍ਹਾਂ ਦਾ ਕਦਮ ਅਗੇ ਵਧਦਾ 
ਹੈ।੭। 
ਚੱਪਣਾ 


੩੩੬ 


ਸੀ _ਦਸਮ-ਗ੍ੂੰਥ _ਸਾਹਿਬ 
ਤਾ ਸੋ ਇਹ ਬਿਧਿ ਨਾਥ ਬਖਾਨਾ। ਤੈ ਹੈ ਮੋਰ ਵਜੀਰ ਸ੍ਯਾਨਾ। 
ਅਬ ਕਛੁ ਅਸ ਤੁਮ ਕਰਹੁ _ਉਪਾਈ। ਜਾਤੇ ਮਿਲੈ ਪਦੁਮਿਨਿ ਆਈ। ੯। 


ਸਿਧ ਪਾਲ _ਇਹ _ਭਾਤਿ _ਉਚਾਰਾ। ਸੁਨ _ਹਜਰਤਿ _ਜੂ ਬਚਨ _ਹਮਾਰਾ। 
ਸਭ _ ਅਪਨੀ ਤੁਮ _ਸੈਨ ਬੁਲਾਵੋ। ਮੋਹਿ _ਸਿੰਗਲਾਦੀਪ _ਪਠਾਵੋ। _੧0। 


ਜੋ ਤੁਮਰੀ ਆਗ੍ਯਾ _ਕਹ _ਪਾਊ। _ਅਮਿਤ ਸੈਨ ਲੈ ਤਹਾ _ਸਿਧਾਊ। 
ਖੜਗ _ਸਿੰਗਲਾਦੀਪ ਮਚੈਹੋ। ਜ੍ਯੋਂ _ਤ੍ਯੋ ਕੈ _ਪਦੁਮਿਨਿ ਲੈ _ਐਹੋ। _੧੧। 


੮੨, 


ਯੌ_ਕਹਿ ਗਯੋ ਧਾਮ ਜਬ _ਰਾਜਾ। _ਬਾਜਤ _ਭਾਤ _ਅਨੇਕਨ _ਬਾਜਾ। 
ਬੈਰੀ ਹੁਤੋ ਤਹਾ ਇਕ ਤਾ ਕੋ। ਭੇਦ ਕਹਾ ਹਜਰਤਿ ਧੈ ਵਾ ਕੋ। ੧੨। 


ਏਕ ਧਾਮ ਦੁਹਿਤਾ ਹੈ ਯਾ _ਕੇ। ਪਰੀ ਪਦਮਿਨਿ ਤੁਲਿ ਨ ਤਾ ਕੇ। 
ਪਠੈ _ਮਨੁਛ _ਤਿਹ _ਹੇਰਿ _ਮੌਗਾਵਹੁ। _ਤਿਹ ਪਾਛੇ _ਪਦੁਮਿਨਿ _ਖੁਜਾਵਹੁ। _੧੩। 


ਹਜਰਤਿ ਸੁਨਤ ਜਬੈ ਸੇ _ਭਯੋ। ਤਤ ਛਿਨ _ਦੂਤੀ ਤਹਾ ਪਠਯੋ। 
ਚਤੁਰਿ _ਚਿਤੇਰੀ ਰੂਪ _ਉਜਿਯਾਰੀ। _ਬਿਸੁਕਰਮਾ _ਕੀ _ਜਾਨ _ਕੁਮਾਰੀ। _੧੪। 


ਧਾਮ _ਚਿਤੇਰਨਿ _ਗਈ। ਲਿਖਿ ਲ੍ਯਾਵਤ _ਪ੍ਰਤਿਮਾ ਤਿਹ _ਭਈ। 
ਸੁਧਿ ਗਈ ਮਤ ਹੈ ਝੂੰਮਾ। ਘਾਇ ਲਗੇ ਘਾਯਲ _ਜਨੁ _ਘੂੰਮਾ। 
ਕੀ ਰਹੀ 


ਕਰੀ ਸਾਹ _ਮਿਜਮਾਨੀ। ਸਭ ਪੁਰ ਨਾਰਿ ਧਾਮ ਮਹਿ ਆਨੀ। 
ਕੀ ਸੁਤਾ ਜਬਾਈ। ਸਕਲ _ਦੀਪ ਜ੍ ਯੋ ਸਭਾ _ਸੁਹਾਈ। _੧੮। 


ਹਜਰਤਿ ਸਕਲ _ਪਠਾਨ _ਬੁਲਾਏ। ਸਿਧ _ਪਾਲ _ਕੈ _ਧਾਮ _ਪਠਾਏ। 
ਕੈ ਅਪਨੀ ਦੁਹਿਤਾ ਮੁਹਿ ਦੀਜੈ। ਨਾਤਰ ਮੀਚ _ਮੂੰਡ ਪਰ _ਲੀਜੈ। _੨0। 


ਨ _ਤਨਿਕ _ਸੰਭਾਰਾ। ਜਨੁ _ਡਸਿ _ਗਯੋ ਨਾਗ _ਕੌਡਿਯਾਰਾ। _੧੭। 


ਚਰਿਤ੍ਰ ਪਾਖਿਆਨ ੩੩੭ 


ਬਾਦਸ਼ਾਹ ਨੇ ਉਸ ਨੂੰ ਇਸ ਤਰ੍ਹਾਂ _ਕਿਹਾ|| ਤੂੰ ਮੇਰਾ ਸਿਆਣਾ ਵਜ਼ੀਰ ਹੈਂ। ਹੁਣ ਤੂੰ 
ਕੁਝ ਅਜਿਹਾ _ਉਪਾ ਕਰ, _ਜਿਸ _ਕਰ ਕੇ ਮੈਨੂੰ ਪਦਮਿਨੀ (ਇਸਤਰੀ) ਆ ਮਿਲੇ।੯। 


ਸਿਧ ਪਾਲ ਨੇ ਇਸ ਤਰ੍ਹਾਂ ਕਿਹਾ--ਹੇ ਬਾਦਸ਼ਾਹ! ਮੇਰੀ _ਗੌਲ ਸੁਣੋ। ਤੁਸੀਂ ਆਪਣੀ 
ਸਾਰੀ ਸੈਨਾ _ਬੁਲਾਓ _ਅਤੇ _ਮੈਨੂੰ _ਸਿੰਗਲਾਦੀਪ _ਭੇਜੋ।੧0। 


ਜੇ ਤੁਹਾਡੀ ਆਗਿਆ ਹੋ ਜਾਵੇ, ਤਾਂ ਬੇਸ਼ੁਮਾਰ ਸੈਨਾ ਲੈ ਕੇ ਉਥੇ _ਜਾਵਾਂ। _ਸਿੰਗਲਾਦੀਪ 
ਵਿਚ (ਜਾ ਕੇ) ਤਲਵਾਰ _ਚਲਾਵਾਂ (ਭਾਵ ਯੁੱਧ ਕਰਾਂ) ਅਤੇ ਜਿਵੇਂ ਕਿਵੇਂ ਪਦਮਿਨੀ ਨੂੰ ਲੈ 
ਆਵਾਂ।੧੧। 

ਜਦ ਰਾਜਾ ਇਸ ਤਰ੍ਹਾਂ ਕਹਿ ਕੇ ਘਰ ਗਿਆ ਤਾਂ ਕਈ ਤਰ੍ਹਾਂ ਦੇ ਵਾਜੇ ਵਜਣ ਲਗੇ। 
ਉਥੇ ਉਸ (ਸਿਧ ਪਾਲ) ਦਾ ਇਕ ਵੈਰੀ ਹੁੰਦਾ ਸੀ। ਉਸ ਨੇ ਬਾਦਸ਼ਾਹ ਨੂੰ ਉਸ (ਸਿਧ ਪਾਲ) 
ਦਾ ਭੇਦ ਦਸ ਦਿੱਤਾ।੧੨। 


ਇਸ (ਸਿਧ ਪਾਲ) ਦੇ ਘਰ ਇਕ ਪੁੰਤਰੀ ਹੈ। ਉਸ ਦੇ ਬਰਾਬਰ ਪਰੀ ਅਤੇ ਪਦਮਿਨੀ 
ਵੀ ਨਹੀਂ _ਹੈ। ਬੰਦਾ ਭੇਜ ਕੇ ਉਸ ਨੂੰ ਮੰਗਵਾ ਕੇ ਵੇਖੋ। ਉਸ ਤੋਂ ਬਾਦ _ਪਦਮਿਨੀ (ਦੀ 
ਸਿੰਗਲਾਦੀਪ ਤੋਂ) ਖੋਜ _ਕਰਵਾਓ।੧੩। 

ਜਦ ਹਜ਼ਰਤ _ਨੇ ਇਹ ਸੁਣ ਲਿਆ, (ਤਦ) ਤੁਰਤ _ਦੂਤੀ ਉਥੇ ਭੇਜ ਦਿੱਤੀ। (ਉਹ 
ਦੂਤੀ) ਚਤੁਰ, _ਚਿਤੇਰੀ _(ਚਿਤੁਕਾਰ) ਅਤੇ _ਉਜਲੇ ਰੂਪ _ਵਾਲੀ _ਸੀ, ਮਾਨੋ ਵਿਸ਼ਵਕਰਮਾ _ਦੀ 
ਪੁੱਤਰੀ ਹੋਵੇ ।੧੪। 

ਇਕ ਉਹ ਚਾਲਾਕ ਅਤੇ ਦੂਜੇ _ਚਿਤੇਰੀ ਸੀ, ਮਾਨੋ ਕਾਮ ਦੀ ਹੀ ਦੂਜੀ ਮੂਰਤੀ ਹੋਵੇ। 
(ਉਸ ਦਾ) ਗੋਰਾ ਰੋਗ ਸੀ ਅਤੇ ਪਾਨ ਖਾਂਦੀ ਸੀ। (ਇੰਜ ਪੁਤੀਤ ਹੁੰਦਾ ਸੀ) ਮਾਨੋ ਆਸਮਾਨ 
ਵਿਚ ਚੰਦ ਚੜ੍ਹਿਆ ਹੋਵੇ।੧੫। 

(ਉਹ) _ਚਿਤੇਰੀ (ਦੂਤੀ) ਉਸ ਦੇ ਘਰ ਗਈ ਅਤੇ ਉਸ ਦਾ ਚਿਤਰ ਬਣਾ ਕੇ ਲੈ 
ਆਈ। _ਜਦ ਬਾਦਸ਼ਾਹ ਨੇ ਚਿਤਰ ਨੂੰ ਹੌਥ ਵਿਚ ਲ ਕੇ ਵੇਖਿਆ। (ਇੰਜ ਲਗਿਆ) ਮਾਨੋ 
(ਕਾਮ ਦੇਵ ਨੇ) ਕਸ ਕੇ ਕਟਾਰ ਮਾਰੀ ਹੋਵੇ।੧੬। 

(ਉਸ ਦੀ) ਸਭ ਸੁਧ ਬੁਧ ਚਲੀ ਗਈ _ਅਤੇ ਮਸਤ ਹੋਕੇ ਝੂੰਮਣ ਲਗਾ। _(ਇੰਜ 
ਲਗਦਾ ਸੀ) ਮਾਨੋ _ਘਾਉਂ ਲਗਣ ਤੇ ਘਾਇਲ ਘੁੰਮਦਾ ਹੋਵੇ। ਉਸ ਨੂੰ ਸ਼ਰੀਰ ਦੀ ਜ਼ਰਾ 
ਜਿੰਨੀ ਵੀ ਸੰਭਾਲ ਨ _ਰਹੀ। ਮਾਨੋ ਕੌਡੀਆਂ ਵਾਲਾ ਸੌਂਪ _ਡੰਗ _ਗਿਆ _ਹੋਵੇ।੧੭। 

ਇਕ ਦਿਨ ਬਾਦਸ਼ਾਹ ਨੇ _ਮਿਜਮਾਨੀ (ਪ੍ਰੀਤੀ-ਭੋਜਨ) ਕੀਤਾ ਅਤੇ ਨਗਰ ਦੀਆਂ _ਸਾਰੀਆਂ 
ਇਸਤਰੀਆਂ ਨੂੰ _ਮੌਹਲ _ਵਿਚ _ਲਿਆਂਦਾ। ਸਿਧ _ਪਾਲ ਦੀ ਪੁੰਤਰੀ ਜਦ ਆਈ, (ਤਾਂ ਇੰਜ 
ਪ੍ਰਤੀਤ ਹੋਇਆ) ਮਾਨੋ ਸਾਰੀ _ਸਭਾ ਵਿਚ ਦੀਪਕ _ਸ਼ੁਭਾਇਮਾਨ ਹੋ __ਗਿਆ ਹੋਵੇ।੧੮। 

ਇਕ ਮੋਰੀ ਵਿਚੋਂ ਉਸ ਨੂੰ (ਬਾਦਸ਼ਾਹ ਨੇ) ਵੇਖਿਆ, ਤਦ ਹੀ ਹਜ਼ਰਤ _ਮਤਵਾਲਾ ਹੋ 
ਗਿਆ। (ਉਸ ਦਾ) ਮਨ ਇਸਤਰੀ ਦੇ ਰੂਪ ਉਤੇ ਹੀ ਵਿਕ ਗਿਆ ਅਤੇ (ਇਹ) ਸਮਝੋ ਕਿ 
ਉਸ ਦਾ ਸ਼ਰੀਰ ਲੋਥ _ਵਾਂਗ _ਹੋ__ਗਿਆ।੧੯। 

ਹਜ਼ਰਤ _ਨੇ ਸਾਰੇ _ਪਠਾਣ ਬੁਲਾ ਲਏ _ਅਤੇ ਸਿਧ ਪਾਲ ਦੇ ਘਰ ਭੇਜ ਦਿੱਤੇ। (ਉਨ੍ਹਾਂ 
ਰਾਹੀਂ ਇਹ ਕਹਿ ਭੇਜਿਆ ਕਿ) ਜਾਂ ਤਾਂ ਆਪਣੀ ਪੁੱਤਰੀ ਮੈਨੂੰ ਦੇ ਦਿਓ, ਨਹੀਂ_ਤਾਂ ਮੌਤ ਸਿਰ 
ਉਤੇ ਆਈ _ਸਮਝੋ।੨0। 


੩੩੮ 


ਸੀ _ਦਸਮ-ਗ੍ਰੰਥ _ਸਾਹਿਬ 


ਸਕਲ _ਪਠਾਨ ਤਵਨ ਕੇ ਗਏ। ਹਜਰਤਿ ਕਹੀ ਸੁ _ਭਾਖਤ _ਭਏ। 
ਸਿਧ ਪਾਲ ਧੰਨ _ਭਾਗ _ਤਿਹਾਰੇ। ਗ੍ਰਿਹ ਆਵਹਿਗੇ ਸਾਹ _ਸਵਾਰੇ। _੨੧। 


ਸਿਧ ਪਾਲ ਐਸੋ ਜਬ _ਸੁਨਾ। ਅਧਿਕ ਦੁਖਿਤ ਹ੍ਹੈ ਮਸਤਕ ਧੁਨਾ। 
ਦੈਵ ਕਵਨ ਗਤਿ ਕਰੀ _ਹਮਾਰੀ। ਗ੍ਰਿਹ ਅਸਿ ਉਪਜੀ ਸੁਤਾ ਦੁਖਾਰੀ। ੨੨। 


ਜੌ ਨਹਿ ਦੇਤ ਤੁ ਬਿਗਰਤ _ਕਾਜਾ। ਜਾਤ ਦਏ ਛਤ੍ਰਿਨ ਕੀ ਲਾਜਾ। 
ਮੁਗਲ _ਪਠਾਨ ਤੁਰਕ ਘਰ _ਮਾਹੀ। ਅਬ _ਲਗਿ ਗੀ ਛਤ੍ਰਾਨੀ ਨਾਹੀ। ੨੩। 


ਛਤ੍ਰਿਨ ਕੇ ਅਬ ਲਗੇ ਨ ਭਈ। ਦੁਹਿਤਾ ਕਾਢਿ ਤੁਰਕ ਕਹ ਦਈ। 
ਰਜਪੂਤਨ ਕੇ _ਹੋਤਹ _ਆਈ। _ਪੁਤ੍ਰੀ _ਧਾਮ _ਮਲੇਛ _ਪਠਾਈ। _੨੪। 


ਹਾਡਨ ਏਕ _ਦੂਸਰਨ ਖਤ੍ਰੀ। ਤੁਰਕਨ ਕਹ ਇਨ ਦਈ ਨ ਪੁਤ੍ਰੀ। 
ਜੋ ਛਤ੍ਰੀ ਅਸ ਕਰਮ ਕਮਾਵੈ। ਕੁੰਭੀ ਨਰਕ ਦੇਹ ਜੁਤ ਜਾਵੈ। ੨੫। 


ਜੋ ਨਰ ਤੁਰਕਹਿ ਦੇਤ ਦੁਲਾਰੀ। ਧ੍ਰਿਗ ਧ੍ਰਿਗ ਜਗ _ਤਿਹ ਕਰਤ ਉਚਾਰੀ। 
ਲੋਕ ਪੁਲੋਕ ਤਾਹਿ ਕੋ _ਜੈਹੈ। ਛਤ੍ਹੀ ਸੁਤਾ ਤੁਰਕ ਕਹ ਦੈਹੈ। ੨੬। 


ਹਾਡਿਯਨ ਸੁਤਾ ਤੁਰਕਿ ਨਹਿ _ਦਈ। ਛ਼ਤ੍ਰਾਨੀ ਤੁਰਕਨੀ ਨ _ਭਈ। 
ਕਛ _ਰਜਪੂਤਨ ਲਾਜ _ਗਵਾਈ। _ਰਾਨੀ _ਤੇ _ਬੇਗਮਾ _ਕਹਾਈ। _੨੭। 


ਅਬ ਮੈ ਧਰੈ ਇਹੌ ਨਿਜੁ ਬੁਧਾ। ਮੰਡੌ ਬੀਰ ਖੇਤ ਮਹਿ_ਕੂਧਾ। 
ਪਹਿਰਿ ਕੌਚ ਕਰਿ ਖੜਗ _ਸੰਭਾਰੌ। _ਜ਼ੁਨਿ ਚੁਨਿ ਆਜੁ _ਪਖਰਿਯਾ _ਮਾਰੌ। ੨੮। 


ਤਬ ਕੰਨ੍ਯਾ _ਨਿਜੁ ਪਿਤਾ ਹਕਾਰਾ। ਇਹ ਬਿਧਿ ਤਾ ਸੌ ਮੌਤ _ਉਚਾਰਾ। 
ਤਾਤ _ਤਨਿਕ _ਚਿੰਤਾ ਨਹਿ _ਕਰੀਯੈ। _ਸਨਮੁਖ _ਪਾਤਿਸਾਹ ਸੋ _ਲਰੀਯੈ। _੨੯। 


੭%#ਤਾਲ 
ਬੋਲ ਸਦਾ ਥਿਰ ਰਹੈ ਦਿਵਸਰੇ ਜਾਇ ਹੈ। 
ਕਰੇ ਕਰਮ ਛਤ੍ਰਿਨ ਕੇ ਚਾਰਣ ਗਾਇ ਹੈ। 
ਤਾਤ ਨ ਮੋ ਕੋ ਦੀਜੈ ਆਹਵ ਕੀਜਿਯੈ। 
ਹੋ ਦਾਨ ਕ੍ਰਿਪਾਨ ਦੁਹੂੰ ਜਗ ਮੈ ਜਸ ਲੀਜਿਯੈ। ੩0। 


ਖੜਗ ਹਾਥ _ਜਿਨਿ _ਤਜਹੁ _ਖੜਗਧਾਰਾ ਸਹੋ। 
ਭਾਜਿ ਨ ਚਲਿਯਹੁ ਤਾਤ ਮੰਡਿ ਰਨ ਕੌ ਰਹੋਂ। 
ਪਠੇ _ਪਖਰਿਯਾ _ਹਨਿਯਹੁ _ਬਿਸਿਖ ਪੁਹਾਰ _ਕਰਿ। 
ਹੋਂ _ਮਾਰਿ ਅਰਿਨ ਕੌ ਮਰਿਯਹੁ _ਹਮਹਿ _ਸੰਘਾਰਿ ਕਰਿ। ੩੧। 


ਚਰਿਤ੍ਰ ਪਾਖਿਆਨ ੩੩੯ 


ਸਾਰੇ ਪਠਾਣ ਉਸ _ਦੇ (ਘਰ) ਗਏ। ਜੋ ਹਜ਼ਰਤ ਨੇ (ਗੱਲ) ਕਹੀ ਸੀ, ਉਹ ਕਹਿ 
ਦਿੱਤੀ ਕਿ ਹੇ ਸਿਧ ਪਾਲ! ਤੇਰੇ ਧੰਨਭਾਗ ਹਨ (ਕਿਉਂਕਿ) ਬਾਦਸ਼ਾਹ ਦੀ ਸਵਾਰੀ ਤੇਰੇ ਘਰ 
ਆਵੰਗੀ।੨੧। 

ਸਿਧ ਪਾਲ ਨੇ ਜਦ ਇਸ ਤਰ੍ਹਾਂ ਸੁਣਿਆ। (ਤਦ) ਬਹੁਤ ਦੁਖੀ ਹੋ ਕੇ ਮੌਥੇ ਨੂੰ 
ਧੁਨਿਆ। (ਸੋਚਣ ਲਗਾ ਕਿ) ਪਰਮਾਤਮਾ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ। ਮੇਰੇ ਘਰ 
ਅਜਿਹੀ ਦੁਖਦਾਇਕ ਪੁੱਤਰੀ ਪੈਦਾ ਹੋਈ ਹੈ।੨੨। 

ਜੇ ਨਹੀਂ ਦਿੰਦਾ ਤਾਂ ਕੰਮ ਵਿਗੜਦਾ ਹੈ _(ਅਰਥਾਤ[| ਬਾਦਸ਼ਾਹ ਨਾਰਾਜ਼ ਹੁੰਦਾ _ਹੈ)। 
ਜੇ ਦਿੰਦਾ ਹਾਂ ਤਾਂ ਛਤ੍ਹੀਆਂ ਨੂੰ ਲਾਜ ਲਗਦੀ ਹੈ। (ਕਿਉਂਕਿ) ਮੁਗਲ, ਪਠਾਣ ਜਾਂ _ਤੁਰਕ ਦੇ 
ਘਰ ਅਜੇ ਤਕ (ਕੋਈ) ਛਤ੍ਰਾਣੀ ਨਹੀਂ ਗਈ।੨੩। 

ਛਤ੍ਹੀਆਂ ਵਿਚ ਅਜੇ ਇਹ ਨਹੀਂ ਹੋਇਆ ਕਿ ਤੁਰਕਾਂ ਨੂੰ (ਘਰੋਂ) ਕਢ _ਕੇ ਪੁੱਤਰੀ 
ਦਿੱਤੀ ਹੋਂਵੇ। ਰਾਜਪੂਤਾਂ ਵਿਚ ਹੁੰਦਾ ਆਇਆ ਹੈ ਕਿ ਪੁੱਤਰੀਆਂ ਨੂੰ _ਮਲੇਛਾਂ (ਦੇ _ਘਰ) 
ਭੇਜਿਆ ਹੈ।੨੪। 

(ਪਰ) ਇਨ੍ਹਾਂ ਇਕ _ਹਾਡੀਆਂ ਅਤੇ ਦੂਜੇ ਛਤ੍ਰੀਆਂ ਨੇ _ਤੁਰਕਾਂ ਨੂੰ ਕਦੇ ਆਪਣੀ ਪੁੱਤਰੀ 
ਨਹੀਂ ਦਿੱਤੀ। ਜੋ ਛਤ੍ਰੀ ਇਸ ਤਰ੍ਹਾਂ ਦਾ ਕਰਮ _ਕਰਦਾ ਹੈ, (ਤਾਂ) ਉਹ ਦੇਹ ਸਹਿਤ ਕੁੰਭੀ 
ਨਰਕ ਵਿਚ ਜਾਂਦਾ ਹੈ।੨੫। 

ਜੋ ਪੁਰਸ਼ ਤੁਰਕਾਂ ਨੂੰ `ਧੀ_ ਦਿੰਦਾ ਹੈ, _ਉਸ 
(ਛੜੀ) ਦਾ ਲੋਕ ਪਰਲੋਕ (ਦੋਵੇ) ਜਾਣਗੇ 
ਦੇਵੇਗਾ।੨੬। 

ਹਾਡੀਆਂ ਨੇ (ਅਜੇ ਤਕ) ਤੁਰਕਾਂ ਨੂੰ ਪੁੱਤਰੀ ਨਹੀਂ ਦਿੱਤੀ ਅਤੇ (ਕੋਈ) ਛਤ੍ਰਾਣੀ 
ਤੁਰਕਣੀ ਨਹੀਂ ਹੋਈ। ਕੁਝ ਰਾਜਪੂਤਾਂ ਨੇ ਲਾਜ ਗਵਾਈ ਹੈ ਅਤੇ (ਉਨ੍ਹਾਂ ਦੀਆਂ ਇਸਤਰੀਆਂ) 
ਰਾਣੀਆਂ _ਤੋਂ` ਬੇਗਮਾਂ _ਅਖਵਾਈਆਂ _ਹਨ।੨੭। 

ਹੁਣ ਮੇਰੀ ਬੁੱਧੀ ਵਿਚ ਇਹ ਗੱਲ ਆਈ ਹੈ ਕਿ ਕ੍ਰੋਧਿਤ ਹੋ ਕੇ ਸੂਰਮੇ ਵਾਂਗ ਰਣ- 
ਖੇਤਰ ਵਿਚ ਯੁੱਧ _ਮਚਾਵਾਂ। ਕਵਚ ਪਾ ਕੇ ਖੜਗ _ਸੰਭਾਲਾਂ ਅਤੇ ਚੁਣ ਚੁਣ ਕੇ ਘੋੜ ਸਵਾਰਾਂ 
ਨੂੰ ਮਾਰਾਂ।੨੮। 

ਤਦ ਆਪਣੀ ਪੁੱਤਰੀ ਨੂੰ ਪਿਤਾ ਨੇ ਬੁਲਾਇਆ ਅਤੇ ਇਸ ਤਰ੍ਹਾਂ ਉਸ _ਨਾਲ ਵਿਚਾਰ 
ਕੀਤਾ। _(ਪੁੰਤਰੀ ਨੇ ਉੱਤਰ ਦਿੱਤਾ!) ਹੇ ਪਿਤਾ ਜੀ! ਜ਼ਰਾ ਜਿੰਨੀ ਵੀ ਚਿੰਤਾ ਨ ਕਰੋਂ ਅਤੇ 
ਸਨਮੁਖ ਹੋ ਕੇ ਬਾਦਸ਼ਾਹ ਨਾਲ _ਲੜੋ।੨੯। 
੭%#ਤਾਲ 

ਦਿਨ ਬੀਤ _ਜਾਂਦੇ ਹਨ, _ਪਰ ਬੋਲ ਸਦਾ _ਕਾਇਮ ਰਹਿੰਦੇ ਹਨ। _ਛਤ੍ਰੀਆਂ ਵਾਲੇ ਕੀਤੇ 
ਕਰਮਾਂ ਨੂੰ _ਚਾਰਣ (ਭਾਟ) ਲੋਕ ਗਾਉਂਦੇ ਰਹਿੰਦੇ ਹਨ। ਹੇ ਪਿਤਾ ਜੀ! ਮੈਨੂੰ _(ਤੁਰਕਾਂ ਨੂੰ) ਨ 
ਦਿਓ ਅਤੇ ਯੁੱਧ _ਕਰੋ। _ਦਾਨ _ਕਰਨਾ ਅਤੇ ਕ੍ਰਿਪਾਨ ਚਲਾਉਣਾ ਦੋਵੇਂ ਕਾਰਜ _ਕਰ ਕੇ _ਜਗ 
ਵਿਚ ਜਸ ਖਟੋ (ਅਰਥਾਂਤਰ! ਕ੍ਰਿਪਾਨ ਦਾ ਦਾਨ ਕਰ ਕੇ ਦੋਹਾਂ ਲੋਕਾਂ ਵਿਚ ਜਸ _ਲਵੋਂ।)।੩0। 

ਤਲਵਾਰ ਨੂੰ ਹੱਥ ਵਿਚੋਂ ਨ _ਛਡੋ ਅਤੇ ਖੜਗ _ਦੀ ਧਾਰ ਨੂੰ ਸਹਿਣ (ਦੀ ਹਿੰਮਤ 
ਰਖੋ)। ਹੇ ਪਿਤਾ ਜੀ! ਯੁੱਧ ਨੂੰ ਆਰੰਭ ਕਰ ਕੇ ਡਟੇ ਰਹੋ ਅਤੇ ਭਜ ਕੇ ਨ ਜਾਓ। ਤੀਰਾਂ ਦੇ 
ਵਾਰ ਕਰ ਕੇ ਜਵਾਨ ਘੋੜ ਸਵਾਰਾਂ ਨੂੰ ਮਾਰ ਦਿਓ। ਵੈਰੀਆਂ ਨੂੰ ਮਾਰ ਕੇ ਅਤੇ (ਫਿਰ) ਮੈਨੂੰ 
ਸੰਘਾਰ ਕੇ ਆਪ ਵੀ ਮਰ _ਜਾਓ।੩੧। 


ਜਗਤ 'ਧ੍ਰਿਗ ਧ੍ਰਿਗ” ਕਹਿੰਦਾ ਹੈ। ਉਸ 
ਛਤ੍ਹੀ ਤੁਰਕ ਨੂੰ (ਆਪਣੀ) ਪੁੱਤਰੀ 


ਜੌ 


੩੪0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਸੁਨਹੁ _ਪਿਤਾ ਇਕ ਕਰਹੁ _ਉਪਾਈ। _ਸਮਸਦੀਨ ਕਹ ਲੇਹੁ _ਬੁਲਾਈ। 


ਜਬ ਆਵੇ ਤਬ _ਪਕਰਿ ਸੰਘਰਿਯਹੁ। _ਬਹੁਰੌ _ਨਿਕਸਿ ਜੁਧ ਕੌ _ਕਰਿਯਹੁ। _੩੨। 


ਸਿਧ ਪਾਲ ਤਬ ਐਸ _ਬਿਚਾਰੀ। ਭਲੀ ਬਾਤ ਇਨ ਸੁਤਾ _ਉਚਾਰੀ। 
ਅੰਤਹਪੁਰ ਤੇ ਬਾਹਿਰ ਆਯੋ। _ਬੋਲਿ ਪਠਾਨਨ ਐਸ _ਜਤਾਯੋ। _੩੩। 


ਏ ਹੈ ਪ੍ਰਭੂ ਕੇ ਬਡੇ ਬਨਾਏ। ਹਮ ਤੁਮ ਸੇ ਇਨ ਕੇ ਪਗ ਲਾਏ। 
ਜੋ ਇਨ ਕਹਾ ਵਹੈ ਮਨ ਮਾਨਾ। ਸਿਰ ਪਰ ਹੁਕਮ ਸਾਹ ਕੋ _ਆਨਾ। ੩੪। 


ਤਬ ਮਿਲਿ ਖਾਨ ਸਾਹ ਕੇ ਗਏ। ਅਤਿ ਹੀ ਹ੍ਿਦੈ ਅਨੰਦਿਤ ਭਏ। 
ਤੁਰਕਹਿ ਛਤ੍ਰਿਨ ਸੁਤਾ ਨ ਦਈ। ਹਸਿ ਹੈ ਇਨੈ ਭਲੀ ਇਹ _ਭਈ। ੩੫॥। 


ਦੁਹਿਤਾ ਇਤੈ _ਪਿਤਹਿ _ਸਮੁਝਾਵੈ। ਛਤ੍ਰੀ ਜਨਮੁ ਫੇਰਿ ਨਹਿ _ਆਵੈ। 
ਅਬ ਲੌ ਐਸੀ ਬਾਤ ਨ _ਪਈ। _ਤੁਰਕਨ ਕੇ ਛਤ੍ਰਾਨੀ ਗਈ। _੩੬। 


ਤਾ ਤੇ ਮੋਹਿ ਨ ਦੀਜੈ ਤਾਤਾ। ਮੰਡਹੁ ਜੁਧ ਹੋਤ ਹੀ ਪ੍ਰਾਤਾ। 
ਚਲਿ ਹੈ ਕਥਾ ਸਦਾ ਜਗ ਮਾਹੀ। ਪ੍ਰਾਤ ਪਠਾਨ ਕਿ ਛਤ੍ਰੀ ਨਾਹੀ। ੩੭। 


ਪਹਿਰਹੁ _ਕੌਚ ਬਜਾਇ ਨਗਾਰੇ। ਪੀ ਪੀ ਅਮਲ ਹੋਹੁ _ਮਤਵਾਰੇ। 
ਪ੍ਰਾਤ ਮਚਤ ਹੈ ਜੁਧ ਅਪਾਰਾ। ਹੂਹੈ ਹੈ ਅੰਧ ਧੁੰਧ ਬਿਕਰਾਰਾ। ੩੮। 


ਪਾਤਿਸਾਹ ਸੰਗ ਹੈ ਸੰਗ੍ਰਾਮਾ। ਸਭ _ਹੀ ਕਰਹੁ _ਕੇਸਰੀ ਜਾਮਾ। 

ਟਾਂਕਿ ਆਫ਼ੂਐ ਤੁਰੈ _ਨਚਾਵੋ। ਸਾਂਗ _ਝਲਕਤੀ ਹਾਥ _ਫਿਰਾਵੌ। ੩੯। 
ਪ੍ਰਥਮ _ਤ੍ਯਾਗਿ ਪ੍ਰਾਨਨ ਕੀ _ਆਸਾ। _ਬਾਹਹੁ _ਖੜਗ ਸਕਲ ਤਜਿ _ਤ੍ਰਾਸਾ। 
ਪੋਸਤ _ਭਾਂਗ ਅਫੀਮ _ਚੜਾਵੋ। _ਰੇਤੀ ਮਾਂਝ ਚਰਿਤ੍ਰ _ਦਿਖਾਵੋ। _80। 
ਹਜਰਤਿ ਜੋਰਿ ਤਹਾ ਦਲ _ਆਯੋ। ਸਕਲ _ਬ੍ਯਾਹ _ਕੋ_ਸਾਜ _ਬਨਾਯੋ। 
ਸਿਧ ਪਾਲ ਕੇ ਜਬ _ਘਰਿ ਆਏ। ਪੁਨਿ ਕੰਨ੍ਯਾ ਅਸ ਬਚਨ ਸੁਨਾਏ। ੪੧। 


ਲਛਿਮਨ ਪੁਤੁਹਿ ਡਾਰਿ _ਡੋਰਿ ਦਿਯ ਤਿਯ _ਉਚਰਿ। 
ਹੋ ਸੰਗ ਸਤ ਸੈ ਖਤਿਰੇਟਾ ਗਯੋ _ਤ੍ਰਿਯ ਭੇਸ ਧਰਿ। ੪੨। 


ਚਰਿਤ੍ਰ ਪਾਖਿਆਨ ੩੪੧ 


ਚੱਪਲਾਂ 


ਹੇ ਪਿਤਾ ਜੀ! ਸੁਣੋ, (ਮੈਂ) ਇਕ _ਉਪਾ ਕਰਦੀ ਹਾਂ ਅਤੇ _ਸ਼ਮਸਦੀਨ ਨੂੰ ਬੁਲਾ ਲੈਂਦੀ 
ਹਾਂ। ਜਦ (ਉਹ) ਆਵੇ ਤਦ ਪਕੜ ਕੇ ਮਾਰ ਦੇਣਾ। ਫਿਰ ਨਿਕਲ ਕੇ (ਵੈਰੀ ਨਾਲ) ਯੁੱਧ 
ਕਰਨਾ।੩੨। 


ਤਦ ਸਿਧ ਪਾਲ ਨੇ ਇਸ ਤਰ੍ਹਾਂ ਵਿਚਾਰ ਕੀਤਾ ਕਿ ਬੇਟੀ ਨੇ ਚੰਗੀ _ਗੌਲ ਦਸੀ _ਹੈ। 
ਉਹ _ਰਣਵਾਸ ਤੋਂ ਬਾਹਰ ਆਇਆ ਅਤੇ ਪਠਾਣਾਂ ਨੂੰ ਬੁਲਾ ਕੇ ਇਸ ਤਰ੍ਹਾਂ _ ਸਮਝਾਇਆ।੩੩। 


ਇਹ (ਬਾਦਸ਼ਾਹ ਲੋਗ) ਪ੍ਰਭੂ ਦੇ _ਬਣਾਏ ਹੋਏ _ਹਨ। _ਸਾਡੇ ਤੁਹਾਡੇ ਵਰਗੇ ਇਨ੍ਹਾਂ _ਦੇ 
ਪੈਰੀਂ ਲਗਾਏ ਹੋਏ ਹਾਂ। ਜੋ ਇਨ੍ਹਾਂ ਨੇ ਕਿਹਾ ਹੈ, ਉਹੀ ਮਨ ਵਿਚ ਮੰਨਦਾ ਹਾਂ ਅਤੇ ਬਾਦਸ਼ਾਹ 
ਦੇ ਹੁਕਮ ਨੂੰ ਸਿਰ ਮੱਥੇ ਉਤੇ ਲ0ਦਾ ਹਾਂ।੩੪। 


ਤਦ ਪਠਾਣ ਮਿਲ ਕੇ ਬਾਦਸ਼ਾਹ ਕੋਲ ਗਏ ਅਤੇ ਹਿਰਦੇ ਵਿਚ _ਬਹੁਤ ਪੂਸੰਨ ਹੋਏ। 
ਤੁਰਕਾਂ ਨੂੰ _ਛਤ੍ਹੀਆਂ ਨੇ _ਕਦੇ ਪੁੱਤਰੀ ਨਹੀਂ _ਦਿੱਤੀ। ਇਨ੍ਹਾਂ ਨੇ ਪ੍ਰਸੰਨਤਾ ਨਾਲ (ਗੱਲ _ਮੌਨ 


ਲਈ, ਇਸ ਲਈ) ਇਹ ਚੰਗਾ ਹੀ _ਹੋਇਆ। _(ਅਰਥਾਂਤਰ--ਇਹ ਚੰਗੀ _ਗੌਲ ਹੋਈ, ਹੁਣ 
ਅਸੀਂ ਇਨ੍ਹਾਂ ਦੀ _ਹਾਸੀ _ਕਰਾਂਗੇ)।੩੫। 


ਇਧਰ ਪੁੱਤਰੀ ਪਿਤਾ ਨੂੰ ਸਮਝਾਣ ਲਗੀ ਕਿ ਛਤ੍ਰੀ ਜਨਮ ਫਿਰ ਨਹੀਂ _ਮਿਲਣਾ। ਹੁਣ 
ਤਕ ਅਜਿਹੀ ਗੱਲ ਨਹੀਂ ਹੋਈ ਕਿ ਤੁਰਕਾਂ ਦੇ (ਘਰ) _ਛਤ੍ਰਾਣੀ ਗਈ _ਹੋਵੇ।੩੬। 


ਇਸ ਲਈ ਹੇ ਪਿਤਾ ਜੀ! ਮੈਨੂੰ (ਬਾਦਸ਼ਾਹ ਦੇ ਹਵਾਲੇ) ਨ ਕਰੋ ਅਤੇ ਸਵੇਰ ਹੁੰਦਿਆਂ 
ਹੀ ਯੁੱਧ ਰਚਾ _ਦਿਓ। ਇਹ ਕਥਾ ਸਦਾ ਜਗ ਵਿਚ _ਚਲੇਗੀ। _ਸਵੇਰ ਹੋਣ ਤੇ ਜਾਂ ਪਠਾਣ 
ਨਹੀਂ ਹੋਣਗੇ ਜਾਂ ਛਤ੍ਰੀ ਨਹੀਂ _ਹੋਣਗੇ।੩੭। 

ਕਵਚ ਪਾ ਕੇ ਨਗਾਰੇ ਵਜਾਓ ਅਤੇ ਅਮਲ ਪੀ ਪੀ ਕੇ ਮਤਵਾਲੇ ਹੋ ਜਾਓ। ਸਵੇਰ 
ਵੇਲੇ ਅਪਾਰ ਯੁੱਧ _ਮਚੇਗਾ ਜੋ ਅੰਨ੍ਹੇ _ਵਾਹ ਭਿਆਨਕ _ਰੂਪ ਵਿਚ _ਹੋਵੇਗਾ।੩੮। 


ਬਾਦਸ਼ਾਹ ਨਾਲ ਯੁੱਧ ਹੋਵੇਗਾ, ਇਸ ਲਈ ਸਾਰੇ ਕੇਸਰੀ ਬਾਣੇ ਧਾਰ ਲਵੋ। ਅਫ਼ੀਮ ਨੂੰ 


ਖਾ ਕੇ ਘੋੜਿਆਂ ਨੂੰ ਨਚਾਓ ਅਤੇ _ਝਲਕਦੀਆਂ ਹੋਈਆਂ _ਬਰਛੀਆਂ _ਹੱਥ _ਵਿਚ _ਘੁਮਾਓ।੩੯। 
ਪਹਿਲਾਂ ਪ੍ਰਾਣਾਂ ਦੀ ਆਸ ਛਡ _ਦਿਓ ਅਤੇ ਸਾਰਾ ਡਰ ਛਡ ਕੇ ਤਲਵਾਰ _ਚਲਾਓ। 
ਪੋਸਤ, ਭੰਗ ਅਤੇ ਅਫ਼ੀਮ ਚੜ੍ਹਾਓ ਅਤੇ _ਰੇਤਲੀ ਧਰਤੀ ਵਿਚ (ਆਪਣੇ) _ਚਰਿਤੂ _ਵਿਖਾਓ।੪0। 


ਬਾਦਸ਼ਾਹ ਫ਼ੌਜ ਜੋੜ ਕੇ ਉਥੇ ਆ ਗਿਆ ਅਤੇ ਵਿਆਹ ਦਾ ਸਾਰਾ ਸਾਜ ਬਣਾ 
ਲਿਆ। ਜਿਸ ਵੇਲੇ (ਉਹ ਸਾਰੇ) ਸਿਧ ਪਾਲ ਦੇ ਘਰ ਆਏ ਤਾਂ ਕੰਨਿਆਂ ਨੇ ਫਿਰ ਇਸ ਤਰ੍ਹਾਂ 
ਬੋਲ ਸੁਣਾਏ।੪੧। 
੭%/ਤਲ 


ਘਰ ਵਿਚ ਜੇ ਵੈਰੀ ਵੀ ਆਵੇ, ਤਾਂ ਉਸ ਨੂੰ ਵੀ ਨਹੀਂ ਮਾਰਨਾ ਚਾਹੀਦਾ। (ਫਿਰ) ਇਹ 
ਕਿ ਘਰ ਜਾਣ 'ਤੇ ਇਸ ਨੂੰ ਮਾਰਨਾ ਚਾਹੀਦਾ ਹੈ। ਲੱਛਮਣ ਨਾਂ ਦੇ ਪੁੱਤਰ ਨੂੰ 


ਕੇ ਡੋਲੀ ਵਿਚ ਬਿਠਾ ਦਿੱਤਾ ਅਤੇ ਉਸ ਨਾਲ ਸੱਤ ਸੋ ਛਤ੍ਰੀ ਸੂਰਮੇ ਇਸਤਰੀਆਂ 


੩੪੨ 


ਚੱਪਾਣ 
ਜਬ ਤੇ ਜਾਤ ਧਾਮ ਤੇ ਭਏ। ਤਬ ਤਾ ਕੇ ਮੰਦਰ ਮੋ ਅਏ। 
ਲੁਬਧਮਾਨ ਹੂੈ ਹਾਥ _ਚਲਾਯੋ। _ਲਛਿਮਨ _ਕਾਢਿ _ਕਟਾਰੀ ਘਾਯੋ। _੪੩। 


ਤਾਕਹ ਐਸ ਕਟਾਰੀ ਮਾਰਾ। ਬਹੁਰਿ ਨ _ਹਜਰਤਿ ਬੈਨ _ਉਚਾਰਾ। 
ਤਾਕਹ ਮਾਰਿ ਭੇਸ ਨਰ ਧਾਰੋ। ਲੋਗਨ ਮਹਿ ਇਹ ਭਾਤਿ ਉਚਾਰੋ। ੪੪। 


ਮੋਹਿ ਅਮਲ ਕੇ ਕਾਜ _ਪਠਾਵਾ। ਤੁਮ ਤਨ ਇਹ ਬਿਧਿ ਆਪੁ _ਕਹਾਵਾ। 
ਧਾਮ ਆਵਨੇ ਕੋਈ ਨ ਪਾਵੈ। ਜੋ ਆਵੈ ਸੋ ਜਾਨ ਗਵਾਵੈ। ੪੫। 


ਇਹ ਛਲ _ਲਾਘਿ ਡਵਢੀਯਨ _ਆਯੋ। _ਚੋਬਦਾਰ _ਨਹਿ__ਕਿਨੀ _ਹਟਾਯੋ। 
ਜਬ _ਹੀ ਕੁਮਕ ਆਪਨੀ _ਗਯੋ। _ਤਬ ਹੀ ਅਮਿਤ _ਕੁਲਾਹਲ ਭਯੋ। _੪੬। 


ਬਾਜੈ ਲਗੇ ਤਹਾ _ਸਦਿਯਾਨੇ। _ਬਾਜਤ _ਤਿਹੂੰ _ਭਵਨ ਮਹਿ _ਜਾਨੇ। 
ਢੋਲ _ਮ੍ਰਿਦੰਗ ਮੁਚੰਗ _ਨਗਾਰੇ। _ਮੰਦਲ _ਤੂਰ _ਉਪੰਗ _ਅਪਾਰੇ। _੪੭। 


ਹਰਾ 
ਧੁਨਿ _ਕਾਨ। 


ਬਜੈ ਲਗੇ ਮਾਰੂ 
ਖਾਨ ਹੁਤੇ ਪਰੇ ਤਹ _ਆਨਿ। ੪੮। 


ਦਮਾਮਾ ਜਬ 
ਖਵੀਨ ਜਿਤੇ 


ਜੈਕ ੫ 


ਚੱਲ? 
ਐਸੋ ਕਵਨ ਦ੍ਰੈਖਨੀ ਜਾਯੋ। _ਜਿਨੈ _ਜੁਝਊਆ _ਇਹਾ _ਬਜਾਯੋ। 
ਐਸਾ ਭਯੋ __ਕਵਨ _ਮਤਵਾਲਾ। _ਜਹ ਮੂਰਖ ਨਹਿ _ਸੂਝਤ _ਚਾਲਾ। _੪੯। 


ਇਹ ਬਿਧਿ ਭਾਖਿ ਖਾਨ ਸਭ _ਧਾਏ। ਬਾਧੇ ਚੁੰਗ ਚੌਪ ਤਨ ਆਏ। 
ਸਮਸਦੀਨ _ਲਛਿਮਨ ਜਹ _ਘਾਯੋ। _ਤਿਹ _ਠਾ ਸਕਲ ਸੈਨ ਮਿਲਿ ਆਯੋ। 


ਲੋਦੀ ਸੂਰ ਨਯਾਜੀ _ਚਲੇ। ਲੀਨੇ ਸੰਗ ਸੂਰਮਾ ਭਲੇ । 
ਦਾਓਜਈ ਰੁਹੇਲੇ ਆਏ। _ਆਫਰੀਦਿਯਨ _ਤੁਰੈ _ਨਚਾਏ। _੫੧। 


ਦੰਹਰਾ 
ਬਾਵਨ ਖੇਲ _ਪਠਾਨ ਤਹ _ਸਭੈ ਪਰੇ _ਅਰਿਰਾਇ। 
ਭਾਤਿ ਭਾਤਿ ਬਾਨਾ ਬਧੇ _ਗਨਨਾ ਗਨੀ ਨ _ਜਾਇ। ੫੨। 


ਚੱਪਲਾਂ 
ਪਖਰਿਯਾਰੇ _ਦ੍ਰਾਰਨ ਨਹਿ _ਮਾਵੈ। ਜਹਾ ਤਹਾ _ਭਟ _ਤੁਰੰਗ _ਨਚਾਵੈ। 
ਬਾਨਨ ਕੀ ਆਧੀ ਤਹ ਆਈ। ਹਾਥ ਪਸਾਰਾ ਲਖਾ ਨ ਜਾਈ। ੫੩। 


੫0। 


ਚਰਿਤ੍ਰ ਪਾਖਿਆਨ ੩੪੩ 


ਜੱਪਣਾ 

ਜਦ ਉਹ ਘਰ ਤੋਂ ਚਲੇ ਗਏ, ਤਦ ਉਸ ਦੇ ਮਹਲ ਵਿਚ ਆ ਪਹੁੰਚੇ। ਤਦ ਬਾਦਸ਼ਾਹ 
ਨੇ ਪਿਆਰ ਦੇ ਲੋਰ ਵਿਚ ਆ ਕੇ ਹੱਥ ਵਧਾਇਆ ਅਤੇ ਲੱਛਮਣ ਨੇ _ਕਟਾਰ ਕਢ ਕੇ ਮਾਰ 
ਦਿੱਤਾ।੪੩। 

ਉਸ ਨੂੰ ਅਜਿਹੀ ਕਟਾਰ ਮਾਰੀ ਕਿ ਫਿਰ ਬਾਦਸ਼ਾਹ (ਮੂੰਹੋਂ) ਬੋਲ ਹੀ ਨ __ਸਕਿਆ। 
ਉਸ ਨੂੰ ਮਾਰ ਕੇ ਪੁਰਸ਼ ਦਾ ਭੇਸ ਧਾਰ ਲਿਆ ਅਤੇ ਲੋਕਾਂ ਵਿਚ ਇਸ ਤਰ੍ਹਾਂ _ਕਿਹਾ--।੪੪। 

(ਬਾਦਸ਼ਾਹ ਨੇ) ਮੈਨੂੰ ਅਮਲ (ਲਿਆਉਣ ਦੇ) ਕੰਮ ਲਈ ਭੇਜਿਆ ਹੈ ਅਤੇ ਤੁਹਾਡੇ 
ਪ੍ਰਤਿ (ਉਨ੍ਹਾਂ ਨੇ) ਆਪ ਆਖਿਆ ਹੈ ਕਿ ਮਹੱਲ ਦੇ ਅੰਦਰ ਕੋਈ ਨ ਆਵੇ। ਜੋ ਆਏਗਾ, 
ਉਹ ਜਾਨ ਗਵਾਏਗਾ।੪੫। 

ਇਸ ਛਲ ਨਾਲ ਉਹ _ਡੇਉਢੀ ਤੋਂ ਲੰਘ ਆਇਆ। (ਉਸ ਨੂੰ) ਕਿਸੇ ਚੋਬਦਾਰ ਨੇ 
ਨਹੀਂ ਹਟਾਇਆ। ਜਦੋਂ ਹੀ (ਉਹ) ਆਪਣੀ ਸਹਾਇਕ ਸੈਨਾ ਵਿਚ ਪਹੁੰਚ ਗਿਆ, ਤਦੋਂ ਹੀ 
ਬਹੁਤ ਰੌਲਾ _ਧੈ _ਗਿਆ।8੬। 

ਉਥੇ ਖੁਸ਼ੀ ਦੇ ਵਾਜੇ ਵਜਣ ਲਗੇ ਜਿਨ੍ਹਾਂ ਦੀ ਆਵਾਜ਼ ਤਿੰਨਾਂ ਲੋਕਾਂ ਵਿਚ _ਜਾਣੀ ਜਾਣ 
ਲਗੇ।੪੭। 
ਦੰਹਰਾ 

ਜਦੋਂ _ਦਮਾਮੇ ਵਜਣ ਲਗੇ ਅਤੇ (ਉਨ੍ਹਾਂ ਦੀ) ਮਾਰੂ ਧੁਨੀ ਨੂੰ ਕੰਨਾਂ ਨਾਲ ਸੁਣਿਆ 
ਗਿਆ, ਤਾਂ ਜਿਤਨੇ ਵੀ ਖ਼ਾਨ ਅਤੇ _ਖਵੀਨ ਸਨ, ਉਥੇ ਟੁੱਟ ਕੇ ਆ ਪਏ।੪੮। 


ਚੱਪਲਾਂ 


ਹੋਏ) ਸ਼ਰੀਰਾਂ ਨਾਲ ਆਏ। _ਸ਼ਮਸਦੀਨ ਨੂੰ ਜਿਥੇ ਲਛਮਣ ਨੇ ਮਾਰਿਆ ਸੀ, ਉਸ ਥਾਂ 
ਸੈਨਾ ਮਿਲ ਕੇ ਆ ਗਈ।੫0। 

ਲੋਦੀ, ਸੂਰ (ਪਠਾਣਾਂ ਦੀ ਇਕ ਜਾਤਿ), _ਨਿਆਜ਼ੀ ਆਪਣੇ ਨਾਲ ਚੰਗੇ _ਚੈਗੇ ਸੂਰਮੇ ਲੈ 
ਕੇ ਚਲ _ਪਏ। (ਇਨ੍ਹਾਂ ਤੋਂ ਇਲਾਵਾ) _ਦਾਓਜ਼ਈ _('ਦਾਊਦਜ਼ਈ`--ਪਠਾਣਾਂ ਦੀ ਇਕ ਸ਼ਾਖ), 
ਰੁਹੇਲੇ, _ਅਫ਼ੀਰਦੀ (ਪਠਾਣਾਂ) ਨੇ _ਵੀ (ਆਪਣੇ) ਘੋੜੇ _ਨਚਾਏ।੫੧। 
ਦੰਹਰਾ 

ਬਾਵਨ ਖੇਲ ਪਠਾਣ _(ਬਵੈਜਾ _ਖ਼ਾਨਦਾਨਾਂ ਵਾਲੇ _ਪਠਾਣ) ਸਾਰੇ ਉਥੇ _ਅਰੜਾ ਕੇ ਪੈ 
ਗਏ। (ਉਨ੍ਹਾਂ ਨੇ) ਭਾਂਤ ਭਾਂਤ ਦੇ ਬਾਣੇ ਸਜਾਏ ਹੋਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ 
ਜਾ ਸਕਦੀ।੫੨। 
ਜੱਪਣਾ 

ਘੋੜ _ਸਵਾਰ ਦਰਵਾਜ਼ੇ ਵਿਚ ਸਮਾ ਨਹੀਂ ਰਹੇ _ਸਨ। ਸੁਰਮੇ ਜਿਥੇ _ਕਿਥੇ ਘੋੜੇ _ਨਚਾ 
ਰਹੇ _ਸਨ। ਉਥੇ _ਬਾਣਾਂ ਦੀ ਹਨੇਰੀ ਜਿਹੀ ਆ ਗਈ, (ਜਿਸ ਕਰ ਕੇ) ਹੌਥ _ਪਸਾਰਿਆਂ ਵੀ 
ਨਜ਼ਰ _ਨਹੀਂ ਸੀ _ਆਉਂਦਾ।੫੩। 


੩੪੪ 


ਸੀ _ਦਸਮ-ਗ੍ਰੰਥ _ਸਾਹਿਬ 


ਇਹ ਬਿਧਿ ਸੋਰ ਨਗਰ ਮੈ ਪਯੋ। ਜਨੁ ਰਵਿ ਉਲਟਿ ਪਲਟ ਹੂ ਗਯੋ। 
ਜੈਸੇ ਜਲਧਿ _ਬਾਰਿ _ਪਰਹਰੈ। _ਉਛਰਿ _ਉਛਰਿ _ਮਛਰੀ ਜ੍ਯੋ_ਮਰੈ। _੫੪। 


ਜਿਹ ਬਿਧਿ ਨਾਵ ਨਦੀ ਕੀ ਧਾਰਾ। _ਬਹੀ ਜਾਤ ਕੋਊ ਨਹਿ _ਰਖਵਾਰਾ। 
ਤੈਸੀ ਦਸਾ ਨਗਰ ਕੀ ਭਈ। ਜਨੁ ਬਿਨੁ ਸਕ ਸਚੀ ਹ੍ਹੈ _ਗਈ। ੫੫। 


ਦਹਰਾ 
ਇਹਿ ਦਿਸਿ ਸਭ ਛਤ੍ਰੀ ਚੜੇ _ਉਹਿ ਦਿਸਿ ਚੜੇ _ਪਠਾਨ। 
ਸੁਨਹੁ ਸੰਤ ਚਿਤ ਦੈ ਸਭੈ ਜਿਹ ਬਿਧਿ ਭਯੋ _ਨਿਦਾਨ। ੫੬। 
ਭੁਸੰਗਾ ਪੁਯਾਤ ਛੰਟਾ 
ਜਬੈ _ਜੋਰਿ _ਬਾਨਾ ਅਨੀ ਖਾਨ ਆਏ। _ਇਤੈ ਛੋਭਿ ਛਤ੍ਰੀ ਸਭੈ ਬੀਰ ਧਾਏ। 
ਚਲੇ ਬਾਨ ਐਸੇ ਦੁਹੂੰ ਓਰ ਭਾਰੇ। ਲਗੈ ਅੰਗ ਜਾ ਕੇ ਨ ਜਾਹੀ ਨਿਕਾਰੇ। ੫੭। 


ਤਬੈ ਲਛਿਮਨ ਕੁਮਾਰ ਜੂ ਕੋਪ ਕੈ ਕੈ। ਹਨੇ ਖਾਨ ਬਾਨੀ ਸਭੈ ਸਸਤ੍ਰ ਲੈ _ਕੈ। 
ਕਿਤੇ ਖੇਤ ਮਾਰੇ ਪਰੇ ਬੀਰ ਐਸੇ। ਸਿਰਾ ਜੈ ਕਟੇ ਇੰਦੂ ਕੇ ਕੇਤੁ ਜੈਸੇ। ੫੮। 


ਪੀਏ ਜਾਨੁ ਭੰਗੈ ਮਲੰਗੈ ਪਰੇ ਹੈ। _ ਕਹੂੰ ਕੋਟਿ ਸੌਡੀਨ ਸੀਸੈ ਝਰੇ ਹੈ। 
ਕਹੂੰ ਉਸਟ ਮਾਰੇ ਸੁ ਲੈ ਭੂਮਿ ਤੋਪੈ। ਕਹੂੰ ਖੇਤ ਖਾਂਡੇ ਲਸੈ ਨਗਨ ਧੋਧੈ। ੫੯। 
ਕਹੂੰ ਬਾਨ ਕਾਟੇ ਪਰੇ ਭੂਮਿ ਐਸੇ। ਬੁਯੋ ਕੋ _ਕ੍ਰਿਸਾਨੈ ਕਢੇ ਈਖ ਜੈਸੇ। 
ਕਹ? ਲਹਿਲਹੈ ਪੇਟ ਮੈ ਯੌ ਕਟਾਰੀ। ਮਨੋ ਮਛ ਸੋਹੈ ਬਧੇ ਬੀਚ _ਜਾਰੀ। ੬0। 


ਕਿਤੈ ਪੇਟ ਪਾਟੇ ਪਰੇ ਖੇਤ ਬਾਜੀ। ਕਹੂੰ ਮਤ ਦੰਤੀ ਫਿਰੈ ਛੂਛ _ਤਾਜੀ। 
ਕਹੂੰ ਮੂੰਡ ਮਾਲੀ ਪੁਐ ਮੁੰਡ ਮਾਲਾ। ਕਹੂੰ ਭੂਤ _ਔ ਪ੍ਰੇਤ _ਨਾਚੈ _ਬਿਤਾਲਾ। ੬੧। 


ਕਹੂੰ ਦੈਤ ਕਾਢੋ ਫਿਰੈ ਦਾਤ ਭਾਰੇ। ਬਮੈ ਸ੍ਰੌੰਨ ਕੇਤੇ ਪਰੇ ਖੇਤ ਮਾਰੇ। 
ਕਹੂੰ _ਤਾਜਿ ਡਾਰੇ _ਜਿਰਹ ਖੋਲ ਐਸੇ। ਬਗੇ _ਬ੍ਯੋਤ ਭਾਰੇ ਸਮੈ ਸੀਤ ਜੈਸੇ। ੬੨। 
ਤਹਾ ਬਾਜ _ਹਾਥੀਨ ਕੀ _ਸ੍ਰੋਨ ਧਾਰੈ। ਪਰੈ ਜ੍ ਯੋ _ਫੁਹਾਰਾਨਹੂੰ ਕੀ ਫੁਹਾਰੈ। 


ਪਲੈ ਕਾਲ ਸੋ_ਜਾਨ ਦੂਜੋ ਭਯੋ _ਹੈ। ਜਹਾ ਕੋਟਿ ਸੂਰਾਨ ਸੂਰਾ ਖਯੋ _ਹੈ। ੬੩। 


ਤਹਾ ਕੋਟਿ ਸੌਡੀਨ ਕੇ ਸੁੰਡ ਕਾਟੇ। ਕਹੂੰ ਬੀਰ ਮਾਰੇ _ਗਿਰੇ ਕੇਤੁ ਫਾਟੇ। 
ਕਹੂੰ ਖੇਤ ਨਾਚੈ _ਪਠੇ _ਪਖਰਿਯਾਰੇ। ਕਹੂੰ ਮਾਰੂ _ਬਾਜੈ _ਉਠੈ ਨਾਦ ਭਾਰੇ। ੬੪। 


ਚਰਿਤ੍ਰ ਪਾਖਿਆਨ ੩੪੫ 


ਇਸ ਤਰ੍ਹਾਂ ਨਗਰ _ਵਿਚ ਸ਼ੋਰ ਪੈ _ਗਿਆ। (ਇੰਜ ਪ੍ਰਤੀਤ ਹੋਣ ਲਗਾ) _ਮਾਨੋ ਸੂਰਜ 
ਜਾਂ ਜਿਵੇਂ ਸਮੁੰਦਰ ਪਾਣੀ ਨੂੰ _ਉਲਦਦਾ ਹੋਵੇ (ਭਾਵ ਜਵਾਰਭਾਟਾ 
ਮੌਛਲੀਆਂ _ਉਛਲ _ਉਛਲ ਕੇ ਮਰ ਰਹੀਆਂ ਹੋਣ।੫੪। 


ਦੀ ਹਾਲਤ ਹੋ _ਗਈ। (ਇੰਜ ਲਗਦਾ ਸੀ) ਮਾਨੋ ਸਚੀ ਇੰਦਰ 


ਇਸ ਪਾਸੇ ਤੋਂ ਸਭ ਛਤ੍ਰੀ ਚੜ੍ਹੇ ਸਨ ਅਤੇ ਉਸ ਪਾਸੇ ਤੋਂ ਪਠਾਣ ਚੜ੍ਹੇ ਸਨ। ਹੇ_ਸੰਤੋ! 
ਸਾਰੇ ਚਿਤ ਲਾ ਕੇ ਸੁਣੋ, ਜਿਸ ਤਰ੍ਹਾਂ (ਸਾਰੇ ਸ਼ੋਰ ਸ਼ਰਾਬੇ ਦਾ) ਅੰਤ ਹੋਇਆ।੫੬। 


ਭੁਸੰਗ ਪੁਯਤ ਛੰਦ 

ਜਦ ਬਾਣਾਂ ਨੂੰ (ਕਮਾਨਾਂ ਨਾਲ) ਜੋੜ _ਕੇ ਪਠਾਣਾਂ ਦੀ ਸੈਨਾ ਆਈ ਤਾਂ ਇਧਰੋਂ ਸਾਰੇ 
ਛਤ੍ਰੀ ਸੂਰਮੇ ਰੋਹ ਵਿਚ ਆ ਕੇ ਚੜ੍ਹ _ਆਏ। ਦੋਹਾਂ ਪਾਸਿਆਂ ਤੋਂ ਅਜਿਹੇ ਭਾਰੇ ਤੀਰ ਚਲੇ ਕਿ 
ਜਿਸ ਦੇ ਸ਼ਰੀਰ ਵਿਚ ਲਗੇ, (ਫਿਰ) ਕੱਢੇ ਨਹੀਂ ਜਾ _ਸਕੇ।੫੭। 

ਤਦ ਲੱਛਮਣ ਕੁਮਾਰ ਨੇ ਕ੍ਰੋਧਿਤ ਹੋਕੇ ਮੁਖੀ ('ਬਾਨੀ”) ਪਠਾਣਾਂ ਨੂੰ ਸ਼ਸਤ੍ਰ ਲੈ ਕੇ ਮਾਰ 
ਦਿੱਤਾ। ਕਿਤੇ ਸੂਰਮੇ ਯੁੱਧ-ਭੂਮੀ ਵਿਚ ਇਸ ਤਰ੍ਹਾਂ ਮਾਰੇ ਹੋਏ ਪਏ ਸਨ ਜਿਸ ਤਰ੍ਹਾਂ ਇੰਦਰ ਦੇ 
ਝੰਡੇ ਕਟੇ ਹੋਏ ਪਏ ਹੋਣ।੫੮। 

(ਯੁੱਧ-ਭੂਮੀ ਵਿਚ ਪਏ ਹੋਏ ਇਸ ਤਰ੍ਹਾਂ ਲਗ ਰਹੇ ਸਨ) ਮਾਨੋ ਮਲੰਗ ਭੰਗ ਪੀ ਕੇ 
ਪਏ _ਹੋਣ। _ਕਿਤੇ ਅਨੇਕਾਂ ਹਾਥੀਆਂ ਦੇ ਸਿਰ _ਡਿਗੇ ਪਏ _ਸਨ। ਕਿਤੇ ਮਾਰੇ ਹੋਏ ਊਠ _ਰਣ- 
ਭੂਮੀ ਵਿਚ _ਪਰੁਚੇ ਹੋਏ _ਦਿਖਦੇ ਸਨ। _ਕਿਤੇ _ਰਣ-ਖੇਤਰ ਵਿਚ ਨੰਗੀਆਂ ਤਲਵਾਰਾਂ ਅਤੇ ਖੰਡੇ 
ਲਿਸ਼ਕਦੇ _ਸਨ।੫੯। 


ਕਿਤੇ _ਬਾਣਾਂ ਦੇ ਕਟੇ ਹੋਏ (ਸੂਰਮੇ) ਧਰਤੀ ਉਤੇ ਇੰਜ ਪਏ ਸਨ ਜਿਵੇਂ ਕਿਸਾਨ ਨੇ 
ਬੀਜਣ ਲਈ ਗੰਨੇ (ਦੇ ਟੋਟੇ) ਕਢੇ _ਹਨ। ਕਿਤੇ ਪੇਟ ਵਿਚ ਕਟਾਰ ਇਸ ਤਰ੍ਹਾਂ ਚਮਕ _ਰਹੀ 
ਸੀ, ਮਾਨੋ ਜਾਲ ਵਿਚ ਫਸੀ ਹੋਈ ਮੌਛਲੀ ਸ਼ੋਭ ਰਹੀ ਹੋਵੇ।੬0। 

ਕਿਤੇ ਯੁੱਧ-ਭੂਮੀ ਵਿਚ ਪਾਟੇ ਹੋਏ ਪੇਟਾਂ ਵਾਲੇ _ਘੋੜੇ ਪਏ _ਸਨ। _ਕਿਤੇ ਮਸਤ _ਹਾਥੀ 
ਅਤੇ ਸਵਾਰਾਂ ਤੋਂ _ਸਖਣੇ ਘੋੜੇ ਫਿਰ ਰਹੇ ਸਨ। ਕਿਤੇ ਸ਼ਿਵ ('ਮੂੰਡ ਮਾਲੀ”) ਸਿਰਾਂ ਦੀ ਮਾਲਾ 
ਪਰੋ ਰਿਹਾ _ਸੀ। _ਕਿਤੇ ਭੂਤ, ਪ੍ਰੇਤ _ਅਤੇ _ਬੈਤਾਲ _ਨਚ _ਰਹੇ _ਸਨ।੬੧। 

ਕਿਤੇ ਦੈਂਤ ਵੱਡੇ ਵੱਡੇ ਦੰਦ ਕਢੀ ਫਿਰਦੇ ਸਨ। ਕਿਤਨੇ ਹੀ _ਯੁੱਧ-ਖੇਤਰ ਵਿਚ ਮਾਰੇ 
ਹੋਏ ਪਏ ਸਨ (ਅਤੇ ਉਨ੍ਹਾਂ ਦੇ ਜ਼ਖਮਾਂ ਵਿਚੋਂ) ਲਹੂ ਵਗ ਰਿਹਾ _ਸੀ। ਕਿਤੇ ਤਾਜ ਪਏ ਸਨ 
ਅਤੇ ਕਿਤੇ ਕਵਚ ਅਤੇ ਖੋਲ ਇਸ ਤਰ੍ਹਾਂ ਡਿਗੇ ਪਏ ਸਨ, ਜਿਵੇਂ ਸਰਦੀ ਦੇ ਮੌਸਮ ਵਿਚ 
(ਦਰਜ਼ੀ ਨੇ) ਬਹੁਤ ਸਾਰੇ ਕਪੜੇ _ਵਿਉਂਤ ਕੇ _ਸੁਟੇ ਹਨ।੬੨। 

ਉਥੇ ਘੋੜਿਆਂ ਅਤੇ ਹਾਥੀਆਂ ਦੇ ਲਹੂ ਦੀਆਂ ਧਾਰਾਂ (ਇਸ ਤਰ੍ਹਾਂ ਵਗ ਰਹੀਆਂ _ਸਨ) 


ਕਰੋੜਾਂ ਸੂਰਮਿਆਂ ਦੇ ਸੂਰਮੇ ਮਾਰੇ _ਗਏ _ਹੋਣ।੬੩। 

ਉਥੇ ਕਰੋੜਾਂ ਹਾਥੀਆਂ ਦੀਆਂ ਸੁੰਢਾਂ ਕਟੀਆਂ ਪਈਆਂ ਸਨ। ਕਿਤੇ ਮਾਰੇ ਹੋਏ ਸੂਰਮੇ ਪਏ 
ਸਨ (ਅਤੇ ਕਿਤੇ) ਫਟੇ ਹੋਏ ਝੰਡੇ ਡਿਗੇ ਪਏ ਸਨ। ਕਿਤੇ ਜਵਾਨ ਘੋੜ ਸਵਾਰ ਯੁੱਧ ਵਿਚ 
(ਘੋੜੇ) ਨਚਾ ਰਹੇ ਸਨ। ਕਿਤੇ ਮਾਰੂ ਨਗਾਰੇ ਵਜ ਰਹੇ ਸਨ ਅਤੇ ਭਾਰੀ ਨਾਦ ਉਠ ਰਿਹਾ ਸੀ।੬੪। 


ਜਿਵੇਂ ਫੁਹਾਰਿਆਂ ਵਿਚੋਂ ਫੁਹਾਰ ਪੈਂਦੀ ਹੈ। (ਇੰਜ ਲਗਦਾ ਸੀ) ਮਾਨੋ ਦੂਜੀ ਪਰਲੋ ਆ ਗਈ 
ਹੋਵੇ ਵਿਚ 


੩੪੬ 


ਸੀ _ਦਸਮ-ਗ੍ਰੰਥ _ਸਾਹਿਬ 


ਕਹ? ਸੈਖ ਭੇਰੀ ਤਹਾ ਨਾਦ ਬਾਜੈ। ਹਸੈ ਗਰਜਿ_ਠੌਕੈ ਭੁਜਾ ਭੂਪ ਗਾਜੈ। 
ਨਗਾਰੇ _ਨਫੀਰੀ _ਬਜੈ _ਝਾਝ _ਭਾਰੀ। ਹਠੇ ਰੋਸ ਕੈ ਕੈ ਤਹਾ ਛਤ੍ਰਧਾਰੀ। ੬੫। 


ਕਹੂੰ ਭੀਮ ਭੇਰੀ ਬਜੈ ਰਾਗ ਮਾਰੂ। _ਨਫੀਰੀ ਕਹੂੰ ਨਾਇ ਨਾਦੈ ਨਗਾਰੂ। 
ਕਹੂੰ _ਬੇਨੁ _ਔ ਬੀਨ ਬਾਜੈ _ਸੁਰੰਗਾ। _ਰੁਚੰਗਾ _ਮ੍ਰਿਦੰਗਾ ਉਪੰਗਾ ਮੁਚੰਗਾ। ੬੬। 


ਝਰੋਖਾ ਤਰੇ ਜੋ ਮਚੀ ਮਾਰਿ ਐਸੀ। ਭਈ ਦੇਵ ਦਾਨਵਾਨ ਕੀ ਹੈ ਨ ਤੈਸੀ। 
ਨ ਸ੍ਰੀ ਰਾਮ ਔ ਰਾਵਨੈ ਜੁਧ ਐਸੋ। ਕਿਯੋ ਭੀ ਮਹਾਭਾਰਥੈ ਮੈ ਸੁ ਤੈਸੋ। ੬੭। 


ਤਹਾ ਬੀਰ ਕੇਤੇ ਖਰੇ ਗਾਲ੍ਹ _ਮਾਰੈ। ਕਿਤੇ ਬਾਨ ਛੋਡੈ ਕਿਤੈ ਸਸਤ੍ਰ ਧਾਰੈ। 
ਕਿਤੇ ਨਾਰ ਕੇ ਭੇਸ ਕੌ ਸਾਜ ਲੈਕੈ। ਚਲੈ ਛੋਰਿ ਬਾਜੀ ਹਠੀ ਭਾਜ ਕੈਕੈ। ੬੮। 


ਕਿਤੇ ਖਾਨ ਖੇਦੇ ਕਿਤੇ ਖੇਤ ਮਾਰੇ। ਕਿਤੇ ਖੇਤ ਮੈ ਖਿੰਗ ਖੜ੍ਹੀ ਲਤਾਰੇ। 


ਜਹਾ ਬੀਰ ਬਾਂਕੇ ਹਠੀ ਪੂਤ ਘਾਏ। ਤਹੀ ਗੋਲ ਬਾਧੇ ਚਲੇ ਸਿਧ ਆਏ। ੬੯। 
ਜਬੈ ਸਿਧ _ਪਾਲੈ _ਪਠਾਨੌ _ਨਿਹਾਰਾ। _ਕਿਨੀ ਹਾਥ ਲੈ ਨ ਹਥ੍ਯਾਰੈ _ਸੰਭਾਰਾ। 

ਕਿਤੇ ਭਾਜਿ ਚਾਲੇ ਕਿਤੇ ਖੇਤ ਮਾਰੇ। ਪੁਰਾਨੇ ਪਲਾਸੀ ਮਨੋ _ਬਾਇ ਡਾਰੇ। _੭0। 
ਹਠੇ ਜੇ ਜੁਝੇ ਸੇ ਸਭੈ ਖੇਤ ਮਾਰੇ। ਕਿਤੇ ਖੇਦਿ ਕੈ ਕੋਟ ਕੇ ਮਧਿ ਡਾਰੇ। 

ਕਿਤੇ ਬਾਧਿ ਲੈ ਕੈ ਕਿਤੇ ਛੋਰਿ ਦੀਨੇ। ਕਿਤੇ ਜਾਨ ਮਾਰੇ ਕਿਤੇ ਰਾਖਿ ਲੀਨੇ। ੭੧। 
ਤਿਸੀ ਕੌ _ਹਨਾ ਖਗ ਜੌਨੇ ਉਚਾਯੋ। ਸੋਈ ਜੀਵ _ਬਾਚਾ ਜੁਈ ਭਾਜਿ ਆਯੋ। 

ਕਹਾ ਲੌ _ਗਨਾਊ ਭਯੋ ਜੁਧ _ਭਾਰੀ। ਲਖੇ ਲੋਹ _ਮਾਚਾ_ਕੁਪੇ ਛਤ੍ਰ _ਧਾਰੀ। _੭੨। 
ਕਿਤੇ ਨਾਦ ਨਾਦੈ ਕਿਤੇ ਨਾਦ ਪੂਰੈ। ਕਿਤੇ ਜ੍ਹਾਨ ਜੂਝੈ ਬਰੈ _ਹੇਰਿ ਸੂਰੈ। 

ਕਿਤੇ ਆਨਿ ਕੈ ਕੈ ਕ੍ਰਿਪਾਨੈ ਚਲਾਵੈ। ਕਿਤੇ ਆਨਿ _ਗਾਜੈ ਕਿਤੇ ਭਾਜਿ ਜਾਵੈ। ੭੩। 


ਜਬੈ ਸਿਧ ਪਾਲੈ ਸਭੈ ਖਾਨ ਮਾਰੇ। ਲਏ _ਛੀਨ ਕੈ ਤਾਜ ਬਾਜੀ _ਨਗਾਰੇ। 
ਹੁਤੇ ਦੂਰਿ ਬਾਸੀ ਕਿਤੇ ਖਾਨ ਘਾਏ। _ਘਿਰਿਯੋ ਸਿਧ ਪਾਲੈ ਕਰੀ ਮਤ ਨ੍ਯਾਏ। _੭੪। 
ਜਿਤੇ ਖਾਨ ਭਾਜੇ ਤਿਤੇ ਫੇਰਿ ਢੂਕੇ। ਚਹੂੰ ਓਰ ਗਾਜੈ ਹਠੀ ਸਿਧ ਜੂ ਕੇ। 
ਕਹਾ ਜਾਇਗੋ ਛਤ੍ਰਿ ਜਾਨੇ ਨ ਦੈਹੈ। ਇਹੀ ਛੇਤ੍ਹ ਮੈ ਛਿਪ੍ਰ ਤੁਹਿ ਅਜੁ ਛੈਹੈ। ੭੫। 


ਚਰਿਤ੍ਰ ਪਾਖਿਆਨ ੩੪੭ 


ਕਿਤੇ ਸੰਖਾਂ ਅਤੇ _ਭੇਰੀਆਂ ਦਾ ਨਾਦ ਹੋ ਰਿਹਾ ਸੀ ਅਤੇ ਕਿਤੇ ਰਾਜੇ (ਸੂਰਮੇ) 
ਕੇ ਗਜ ਅਤੇ ਹਸ ਰਹੇ ਸਨ। (ਕਿਤੇ) ਵੱਡੇ ਨਗਾਰੇ, _ਨਫ਼ੀਰੀਆਂ, ਝਾਂਝਾਂ ਵਜ 
ਕਿਤੇ ਛਤ੍ਧਾਰੀ ਰੋਹ ਵਿਚ ਭਰੇ ਹੋਏ ਡਟੇ ਪਏ _ਸਨ।੬੫। 

ਵੌਡੀਆਂ ਭੇਰੀਆਂ ਤੋਂ ਮਾਰੂ ਰਾਗ _ਵਜ ਰਿਹਾ _ਸੀ। _ਕਿਤੇ ਨਫ਼ੀਰੀਆਂ, ਸ਼ਹਿਨਾਈਆਂ 
ਵਜ ਰਹੇ ਸਨ। ਕਿਤੇ ਬੇਨਾਂ ਅਤੇ ਬੀਨਾਂ ਸੁੰਦਰ ਢੰਗ ਨਾਲ ਵਜ ਰਹੀਆਂ _ਸਨ। 
ਮ੍ਰਿਦੰਗ, ਉਪੰਗ, _ਅਤੇ _ਮੁਚੰਗ _ਵਜ ਰਹੇ _ਸਨ।੬੬। 

ਹੇਠਾਂ ਤਾਂ ਅਜਿਹੀ ਲੜਾਈ _ਹੋਈ ਸੀ, ਜਿਸ ਵਰਗੀ ਦੇਵਤਿਆਂ ਅਤੇ _ਦੈੱਤਾਂ 
ਨਹੀਂ ਹੋਈ ਸੀ। ਨ ਇਹੋ ਜਿਹਾ ਯੁੱਧ ਰਾਮ ਅਤੇ ਰਾਵਣ ਵਿਚ ਹੋਇਆ ਸੀ ਅਤੇ 
ਹੀ ਇਹੋ ਜਿਹਾ ਮਹਾਭਾਰਤ ਵਿਚ _ਕੀਤਾ ਗਿਆ ਸੀ (ਅਰਥਾਂਤਰ! ਨ ਇਹੋ ਜਿਹਾ ਭੀਮ 
ਮਹਾਭਾਰਤ ਵਿਚ ਕੀਤਾ _ਸੀ)।੬੭। 

ਉਥੇ ਕਈ ਸੂਰਮੇ ਖੜੌਤੇ ਹੋਏ _ਬੜਕਾਂ ਮਾਰ ਰਹੇ __ਸਨ। _ਕਿਤੇ ਬਾਣ ਛਡ _ਰਹੇ ਸਨ 
ਕਿਤੇ ਸਤੁ ਧਾਰਨ ਕਰ ਰਹੇ ਸਨ। _ਕਿਤੇ ਇਸਤਰੀਆਂ ਦਾ ਭੇਸ ਧਾਰ ਕੇ ਹਠੀ ਸੂਰਮੇ 
ਛਡ ਕੇ ਭਜੀ ਜਾ ਰਹੇ ਸਨ।੬੮। 

ਪਠਾਣ _ਖਦੇੜ ਦਿੱਤੇ ਗਏ ਅਤੇ _ਕਿਤਨੇ ਹੀ _ਯੁੱਧ-ਖੇਤਰ ਵਿਚ ਮਾਰ ਦਿੱਤੇ 
ਨੂੰ ਰਣ-ਭੂਮੀ ਵਿਚ _ਘੋੜਿਆਂ ਨੇ _ਲਿਤਾੜ _ਦਿੱਤਾ। ਜਿਥੇ _ਬਾਂਕੇ 


ਚ ਛ 


ਹੀ 

ਹੀ 

ਮਾਰੇ ਗਏ, ਉਥੇ ਗੋਲ ਘੇਰੇ ਬਣਾ ਕੇ ਸਿਧ ਪਾਲ (ਆਪ) ਆ ਗਏ।੬੯। 
ਸਿਧ ਨੂ 


ਤੂ 


£੧3 8 ਤੂ ੩ 


ਨੇਹ ੧੪ #ਕ ”"ਕੂ ਗ੍ਰੇਕੋ 
ਰਿ ਵੈ 
੨ 

3 
ਜੀਆ 


ਤੂੰ ਜੇ 


ਵੇਖ ਕੇ ਛਤ੍ਰਧਾਰੀ ਕ੍ਰੋਧਿਤ _ਹੋ__ਗਏ।੭੨। 

ਕਿਤੇ ਨਾਦ _(ਨਰਸਿੰਘੇ) ਵਜ _ਰਹੇ ਹਨ ਅਤੇ ਕਿਤੇ ਨਾਦ (ਸੰਖ) ਪੂਰੇ ਜਾ ਰਹੇ _ਹਨ। 
ਕਿਤੇ ਜਵਾਨ ਲੜ ਕੇ ਮਰ ਗਏ ਸਨ ਅਤੇ (ਹੂਰਾਂ) ਸੂਰਮਿਆਂ ਨੂੰ ਵੇਖ ਵੇਖ ਕੇ ਵਰ ਰਹੀਆਂ 
ਸਨ। ਕਿਤੇ (ਸੂਰਮੇ) ਆ ਆ ਕੇ ਕ੍ਰਿਪਾਨਾਂ ਚਲਾਉਂਦੇ ਹਨ। ਕਿਤੇ ਆ ਕੇ ਗਜਦੇ ਹਨ ਅਤੇ 
ਕਿਤੇ ਭਜੀ ਜਾ ਰਹੇ _ਹਨ।੭੩। 

ਜਦ ਸਿਧ ਪਾਲ ਨੇ ਸਾਰੇ ਪਠਾਣ ਮਾਰ ਦਿੱਤੇ ਅਤੇ ਉਨ੍ਹਾਂ 
ਨਗਾਰੇ _ਖੋਹ _ਲਏ। _(ਫਿਰ) ਦੂਰ ਰਹਿਣ ਵਾਲੇ ਕਿਤਨੇ ਹੀ 
ਪਾਲ ਮਸਤ _ਹਾਥੀ ਵਾਂਗ _(ਚੌਹਾਂ ਪਾਸਿਆਂ ਤੋਂ) ਘਿਰ 

ਜਿਤਨੇ ਪਠਾਣ ਭਜੇ ਸਨ, ਇਤਨੇ ਹੋਰ ਆ ਢੁਕੇ 
ਪਾਸੀਂ ਗਜਣ ਲਗੇ (ਅਤੇ ਕਹਿਣ ਲਗੇ--) ਹੇ ਛਤ੍ਰੀ! 
ਦਿਆਂਗੇ। ਇਸੇ _ਰਣ-ਖੇਤਰ ਵਿਚ ਜਲਦੀ _('ਛਿਪੁ”) ਹੀ ਤੈਨੂੰ ਖਤਮ _ਕਰਾਂਗੇ।੭੫। 


੩੪੮ 


ਚਲੀ ਕੋਪ ਕੈ _ਕੈ। 
ਤਿਤੇ ਖੇਤ ਮਾਰੇ। 


ਸਭੇ _ਸਸਤ੍ _ਅਸਤ੍ਰਾਨ ਕੌ ਹਾਥ ਲੈ ਕੈ। 
ਕਿਤੇ ਖੇਦਿ ਕੈ ਕੋਟਿ ਕੀ ਓਟ ਡਾਰੇ। ੭੭। 


ਤੋਂ 


ਸੁਨੇ 

ਜਿਤੇ 

ਕਿਤੇ ਬੀਰ _ਬਾਨੈਤ ਬਾਜੀ ਪਲਟੈ। ਕਿਤੇ ਬੀਰ _ਬਾਨੀਨ ਸੋ ਆਨਿ ਜੁਟੈ। 
ਕਿਤੇ ਖਖਗ ਲੈ ਖਿੰਗ ਖਤ੍ਰੀ ਉਮੰਗੈ। ਜਹਾ ਜੰਗ ਜੋਧਾ _ਜਗੇ ਜੋਰ ਜੰਗੈ। ੭੮। 
ਘੁਰੈ 


ਟੂਟੇ। ਕਹੂੰ ਤਾਜ ਧਾਰੀ ਪਰੇ _ਬਰਮ ਛੂਟੇ। 
ਕਹੂੰ ਚਰਮ ਕਾਟੇ ਪਰੇ ਖੇਤ ਐਸੇ। ਕਹੂੰ ਚੌਰ ਸੋਹੈ ਮਨੋ ਹੰਸ ਜੈਸੇ। ੮0। 


ਕਹੂੰ ਕੇਤੁ ਕਾਟੇ ਲਸੇ ਭੂਮ _ਐਸੇ। 
ਕਹੂੰ ਅਰਧ ਕਾਟੇ ਤੁਰੈਗੈ ਝਰੇ ਹੈ। 


ਮਨੋ _ਬਾਯ ਤੋਰੇ ਮਹਾ ਬ੍ਰਿਛ ਜੈਸੇ। 
ਕਹੂੰ ਟੂਕ ਟੂਕ ਹ੍ਹੈ ਮਤੰਗੇ ਪਰੇ ਹੈ। ੮੧। 


ਕਿਤੇ ਡੋਬ ਡੂਬੇ ਗਿਰੇ ਘੂੰਮ ਘੂੰਮੈ। 
ਕਿਤੇ ਊਠਿ ਭਾਜੇ ਦੂਰੇ ਬੂਟ ਮਾਹੀ। 


ਗਜੈ ਰਾਜ ਬਾਜੀ _ਹਨੇ ਭੂਮਿ ਝੂੰਗੈ। 
ਲਗੈ _ਘਾਵ ਪੀਠੈ _ਕਢੇ ਮੂੰਡ ਨਾਹੀ। ੮੨॥। 


ਕਿਤੇ ਖਾਨ ਤੋਰੇ ਨ ਘੋਰੇ ਸੰਭਾਰੈ। ਕਿਤੇ ਛੋਰਿ ਜੋਰੇ ਤ੍ਰਿਯਾ ਭੇਸ ਧਾਰੈ। 
ਕਿਤੈ ਦੈ ਅਕੋਰੈ ਨਿਹੋਰੈ ਤਿਸੀ ਕੋ। ਲਏ ਹਾਥ ਮੈ ਤੇਗ ਦੇਖੈ ਜਿਸੀ ਕੌ। ੮੪। 


ਕਿਤੇ ਜੀਵ ਲੈ ਕੇ ਸਿਪਾਹੀ ਸਿਧਾਏ। ਕਿਤੇ ਚੁੰਗ ਬਾਧੈ ਚਲੈ ਖੇਤ ਆਏ। 
ਕਿਤ੍ਯੋ ਪ੍ਰਾਨ ਹੋਮੇ ਰਨਹਿ ਜ੍ਰਾਲ ਮਾਹੀ। ਮਰੈ ਟੂਕ ਟੂਕ ਹੂ ਭਜੈ ਪੈ ਗੁਨਾ ਹੀ। ੮੫। 


ਚਰਿਤ੍ਰ ਪਾਖਿਆਨ ੩੪੯ 
ਇਸ ਪੁਕਾਰ ਦੇ ਬੋਲ ਸੁਣ ਕੇ ਸੂਰਮਾ ਕ੍ਰੋਧ ਨਾਲ ਭਰ _ਗਿਆ। _ਉਹ ਸਾਰਿਆਂ ਸ਼ਸਤ੍ਰਾਂ 


ਨਾਲ _ਸੁਸਜਿਤ ਸੀ ਅਤੇ ਹਥਿਆਰ ਚਲਾਉਣ ਵਿਚ _ਨਿਪੁਨ ਸੀ। ਉਸ ਨੇ ਆਪ ਸਾਰੀ 
ਨੂੰ ਇਸ ਤਰ੍ਹਾਂ ਆਗਿਆ ਦਿੱਤੀ, ਜਿਸ ਤਰ੍ਹਾਂ ਬਾਂਦਰਾਂ ਦੀ ਸੈਨਾ ਨੂੰ ਰਾਮ ਜੀ ਨੇ 
ਸੀ।੭੬। 

(ਸਿਧ ਪਾਲ ਦੇ) ਬੋਲ ਸੁਣ ਕੇ ਸਾਰੀ 
ਨੂੰ ਹੱਥ ਵਿਚ ਲ। ਕੇ ਚਲ ਪਈ। ਜੋ ਵੀ 
ਦਿੱਤਾ। _ਕਿਤਨਿਆਂ ਨੂੰ ਖਦੇੜ ਕੇ ਕਿਲ੍ਹੇ ਦੀ 

ਕਿਤੇ ਬਾਣ ਚਲਾਉਣ ਕਾਲੇ ਸੂਰਮੇ ਘੋੜਿਆਂ ਸਮੇਤ ਉਲਟੇ ਪਏ ਸਨ। 
ਬਾਣਾਂ ਨਾਲ ਆ ਕੇ ਜੁਟ ਗਏ ਸਨ। ਕਿਤੇ ਤਲਵਾਰਾਂ ਲੈ ਕੇ ਛਤ੍ਹੀ ਘੋੜਿਆਂ ਨੂੰ ਨਚਾਂਦੇ ਹੋਏ 
(ਉਥੇ ਆ ਜਾਂਦੇ ਸਨ) ਜਿੱਥੇ ਵੌਡੇ ਯੋਧੇ ਯੁੱਧ _ਕਰ _ਰਹੇ _ਸਨ।੭੮। 

(ਕਿਤੇ) ਵੱਡੇ ਮਾਰੂ ਨਗਾਰੇ ਘੋਰ ਧੁਨੀ ਨਾਲ ਵਜ ਰਹੇ ਸਨ (ਅਤੇ ਕਿਤੇ) ਵੱਡੇ ਰਾਜੇ 
ਆ ਕੇ ਯੁੱਧ ਕਰ ਰਹੇ ਸਨ। _ਛਤ੍ਹੀਆਂ ਦੀਆਂ ਨੰਗੀਆਂ ਤਲਵਾਰਾਂ ਇਸ ਤਰ੍ਹਾਂ ਉਲ੍ਹਰ ਰਹੀਆਂ 
ਸਨ, ਮਾਨੋ _ਪਰਲੋ ਸਮੇਂ _ਦੀ ਜਵਾਲਾ ਵਗ ਰਹੀ ਹੋਵੇ।੭੯। 

ਕਿਤੇ (ਮੌਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿਕੇ ਕਟੇ ਪਏ ਸਨ ਅਤੇ ਕਿਤੇ 
ਟੁਟੇ ਹੋਏ ਟੋਪ ਡਿਗੇ ਪਏ _ਸਨ। _ਕਿਤੇ _ਤਾਜਧਾਰੀਆਂ ਦੇ ਕਵਚ ਖੁਲ੍ਹੋ ਪਏ _ਸਨ। _ਕਿਤੇ 
ਕਟੀਆਂ ਹੋਈਆਂ ਢਾਲਾਂ ਰਣ-ਭੂਮੀ ਵਿਚ ਇਸ ਤਰ੍ਹਾਂ ਪਈਆਂ ਸਨ ਅਤੇ ਕਿਤੇ ਚੌਰਾਂ (ਡਿਗੀਆਂ 
ਪਈਆਂ _ਸਨ) ਮਾਨੋ ਹੰਸ _ਸ਼ੋਭ ਰਹੇ _ਹੋਣ।੮0। 

ਕਿਤੇ ਕਟੇ ਹੋਏ ਝੰਡੇ ਇਸ ਤਰ੍ਹਾਂ ਧਰਤੀ ਉਤੇ ਚਮਕ ਰਹੇ ਸਨ, ਮਾਨੋ ਹਨੇਰੀ ਨੇ ਵੱਡੇ 
ਵੱਡੇ ਬ੍ਰਿਛ ਤੋੜ ਕੇ ਧਰਤੀ ਉਤੇ ਸੁਟ ਦਿੱਤੇ ਹੋਣ। ਕਿਤੇ ਅੱਧੇ ਕਟੇ ਹੋਏ ਘੋੜੇ ਪਏ ਸਨ 
ਅਤੇ ਕਿਤੇ ਟੋਟੇ ਟੋਟੇ ਹੋਏ ਹਾਥੀ ਪਏ _ਸਨ।੮੧। 

ਕਿਤਨੇ ਹੀ (ਲਹੂ ਦੇ) ਛਪੜਾਂ ਵਿਚ ਡੁਬੇ ਪਏ ਸਨ ਅਤੇ ਕਿਤਨੇ _ਹੀ_ਘੁੰਮੇਰੀਆਂ ਖਾ 
ਖਾ ਕੇ ਡਿਗੇ ਪਏ ਸਨ। (ਕਿਤੇ) ਹਾਥੀ ਅਤੇ ਰਾਜ-ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ 
ਮਰੇ ਪਏ _ਸਨ। ਕਿਤਨੇ ਉਠ ਕੇ ਭਜ ਗਏ ਸਨ ਅਤੇ ਬੂਟਿਆਂ ਵਿਚ ਜਾ ਲੁਕੇ ਸਨ। (ਉਨ੍ਹਾਂ 
ਦੀਆਂ) ਪਿਠਾਂ ਉਤੇ ਜ਼ਖ਼ਮ _ਲਗੇ _ਸਨ ਅਤੇ ਸਿਰ _ਬਾਹਰ ਨਹੀਂ _ਕਢਦੇ _ਸਨ।੮੨। 

ਕਈਆਂ ਦੇ ਵਾਲ ਜ਼ੋਰ ਨਾਲ _ਭਜਦੇ ਹੋਇਆਂ ਬ੍ਰਿਛਾਂ ਨਾਲ _ਉਲਝ _ਗਏ ਸਨ ਅਤੇ 
ਵੈਰੀ (ਦੁਆਰਾ _ਪਕੜੇ _ਜਾਣ ਦੇ) ਭੁਲੇਖੇ ਵਿਚ _ਛਡ ਦਿੱਤੇ ਜਾਣ ਲਈ ਤਰਲੇ _ਕਢਦੇ _ਸਨ। 
ਕ੍ਰਿਪਾਨਾਂ ਕਢ ਕੇ ਵੀ ਪਿਛੇ ਵਲ ਨਹੀਂ ਵੇਖਦੇ ਸਨ ਅਤੇ ਕਾਜ਼ੀ ਲੋਗ _ਭਜੀ ਜਾ ਰਹੇ ਸਨ 
ਅਤੇ _ਆਪਣੇ ਘੋੜਿਆਂ ਨੂੰ _ਸੰਭਾਲਦੇ ਤਕ _ਨਹੀਂ _ਸਨ।੮੩ 

ਕਿਤੇ ਪਠਾਣਾਂ ਨੂੰ ਤੋੜ ਮਰੋੜ ਸੁਟਿਆ ਸੀ ਅਤੇ (ਉਹ) ਘੋੜੇ ਵੀ ਸੰਭਾਲ ਨਹੀਂ ਰਹੇ 
ਸਨ। ਕਿਤਨੇ ਆਪਣੇ ਬਸਤ੍ਰਾਂ ('ਜੋਰੇ”) ਨੂੰ ਛਡ ਕੇ ਇਸਤਰੀ ਦਾ ਭੇਸ ਧਾਰ ਰਹੇ ਸਨ। ਕਈ 
ਉਸ ਨੂੰ ਭੇਟਾ ('ਅਕੋਰੈ”) ਦੇ ਕੇ ਤਰਲੇ ਕਰਦੇ ਸਨ, ਜਿਸ ਕਿਸੇ ਦੇ ਹੱਥ ਵਿਚ ਤਲਵਾਰ ਵੇਖ 
ਲੈਦੇ _ਸਨ।੮੪। 

ਕਿਤਨੇ ਸਿਪਾਹੀ ਜਾਨ ਬਚਾ _ਕੇ ਭਜ ਰਹੇ ਸਨ ਅਤੇ ਕਿਤਨੇ ਟੋਲੇ ਬੰਨ੍ਹ ਕੇ _ਰਣ-ਭੂਮੀ 
ਵਿਚ ਆ ਗਏ _ਸਨ। ਕਿਤਨਿਆਂ ਨੇ _ਰਣ-ਭੂਮੀ ਦੀ ਅਗਨੀ ਵਿਚ (ਆਪਣੇ) ਪ੍ਰਾਣ ਹੋਮ 
ਦਿੱਤੇ ਸਨ (ਅਤੇ ਕਿਤਨੇ ਹੀ) _ਭਜਣ ਨੂੰ ਗੁਨਾਹ ਸਮਝਦੇ ਹੋਏ ਟੋਟੇ ਟੋਟੇ ਹੋ ਕੇ ਜੂਝ ਮਰੇ 
ਸਨ।੮੫। 


੩੫0) ਸੀ _ਦਸਮ-ਗ੍ੂੰਥ _ਸਾਹਿਬ 


ਤਹਾ ਲੈ ਅਪਛ੍ਰਾਨ ਕੇਤੇ ਬਰੇ ਹੈ। ਜਿਤੇ ਸਾਮੁਹੇ ਜੁਧ ਕੈ ਕੈ ਮਰੇ ਹੈ। 
ਕਿਤੇ ਨਰਕ ਬਾਸੀ ਤਿਸੀ ਕਾਲ ਹੂਏ। ਜਿਤੇ ਸੂਮ ਸੋਫੀ ਭਜੇ ਜਾਤ ਮੂਏ। ੮੬। 


ਕਿਤੇ ਭੀਰੂ ਜੋਧਾ ਮਰੇ ਬਾਜ ਮਾਰੇ। ਗਿਰੇ_ਤ੍ਰਾਸ ਕੈ ਕੈ ਬਿਨਾ ਬਾਨ ਡਾਰੇ। 
ਕਿਤ੍ਯੋ ਅਗਮਨੈ ਆਨਿ ਕੈ ਪ੍ਰਾਨ ਦੀਨੇ। ਕਿਤ੍ਯੋ ਦੇਵ ਕੇ ਲੋਕ ਕੋ ਪੰਥ _ਲੀਨੇ। ੮੭। 
ਜਿਤੇ ਸੂਮ ਸੋਫੀ ਭਜੇ ਜਾਤ ਮਾਰੇ। ਤਿਤੇ ਭੂਮਿ ਭੋਗੇ ਨਹੀ ਬੈਨਿ ਜਾਰੇ। 
ਭਈ ਭੀਰ _ਗਾਢੀ ਮਚਿਯੋ ਜੁਧ _ਭਾਰੀ। ਲਖੀ ਬੀਰ ਠਾਢੇ _ਕਧਪੈ ਦੇਹ ਸਾਰੀ। ੮੮। 


ਜਹਾ ਸਿਧ _ਪਾਲੈ ਘਨੇ ਸਤਰ ਕੂਟੇ। ਤਹਾ ਦੇਖਿ ਜੋਧਾਨ ਤੈ ਕੋਟਿ ਛੂਟੇ। 
ਚਲੇ _ਭਾਜਿ ਕੈ ਨ ਹਥ੍ਯਾਰੈ _ਸੰਭਾਰਿਯੋ। _ਲਖੈ _ਸਮਸਦੀਨੈ _ਪਰਿਯੋ _ਭੂੰਮਿ ਮਾਰਿਯੋ। ੮੯। 


ਤਹਾ _ਭਾਟ ਢਾਢੀ ਖਰੇ ਗੀਤ _ਗਾਵੈ। _ਸੁਨਾਵੈ ਪ੍ਰਭੈ ਬੈਰ ਬ੍ਰਿੰਦੈ ਤੁਸਾਵੈ। 
ਕਹੂੰ ਨਾਦ _ਬਾਜੈ _ਨਫੀਰੀ ਨਗਾਰੇ। _ਹਸੈ _ਗਰਜਿ ਠੋਕੈ ਭੁਜਾ ਭੂਪ _ਭਾਰੇ। ੯0। 


ਖਾਨ ਜੁਝੈ ਸਭੈ ਖੇਤ _ਮਾਹੀ। ਬਡੇ ਐਠਿਯਾਰੇ ਬਚਿਯੋ ਏਕ _ਨਾਹੀ। 
ਛੀਨਿ ਦਿਲੀ _ਦਿਲੀਸੈ _ਸੰਘਾਰਿਯੋ। _ਤਬੈ ਆਪਨੇ ਸੀਸ _ਧੈ _ਛਤ੍ _ਢਾਰਿਯੋ। _੯੧। 
ਸਿਧ 


ਜਬੈ 
ਲਈ 
ਜਬੈ ਪਾਲੈ ਘਨੀ ਸੈਨ ਕੂਟੀ। ਬਚੈ ਪ੍ਰਾਨ ਲੈ ਕੈ ਚਹੂੰ ਓਰ ਫੂਟੀ। 

ਲਈ _ਪਾਤਿਸਾਹੀ _ਸਿਰੈ ਛਤ੍ਹ _ਢਾਰਿਯੋ। _ਪਰਿਯੋ _ਪਾਸੁ _ਬਾਚ੍ਯੋ _ਅਰਿਯੋ ਸੋ ਸੰਘਾਰਿਯੋ। _੯੨। 
ਲਈ ਪਾਤਸਾਹੀ ਹਿਿਦੈ ਯੌ __ਬਿਚਾਰਾ। _ਕਰਿਯੋ ਕਾਜ _ਨੀਕੋ ਨ ਸਾਹੈ _ਸੰਘਾਰਾ। 

ਜਗ੍ਯੋ _ਰੈਨਿ _ਸਾਰੀ ਧਰਿਯੋ_ਧ੍ਯਾਨ ਤਾ _ਕੋ। ਦਿਯੋ ਪਾਤਿਸਾਹੀ ਮਿਲੈ ਪ੍ਰਾਤ ਵਾ ਕੋ। ੯੩। 


ਕਸਾਈਨ 


ਕੋ ਦਾਸ ਤਹ ਏਕ _ਆਯੋ। ਨਦੀ _ਡਾਰਬੇ ਓਝਰੀ ਲੈ _ਸਿਧਾਯੋ। 
ਗਹਿਯੋ ਜਾਹਿ ਤਾ 


ਕੋ ਦਈ ਪਾਤਿਸਾਹੀ। _ਧਰਿਯੋ ਜੈਨ _ਆਲਾਵਦੀ ਨਾਮ _ਤਾਹੀ। ੯੪। 


ਚੱਪਣਾ 
ਹੀ ਰਾਜ ਤਵਨ ਕਹ _ਦਯੋ। _ਸੁਤਾ ਸਹਿਤ ਬਨ ਮਾਰਗ _ਲਯੋ। 
ਬਦ੍ਰਕਾਸਿ ਮਹਿ _ਕਿਯਾ ਪ੍ਰਵੇਸਾ। ਦੁਹਿਤਾ ਸਹਿਤ ਅਤਿਥ ਕੇ ਭੇਸਾ। ੯੫। 


ਦੰਹਰਾ 
ਜਬ ਬਹੁ ਤਹ _ਤਪਸਾ ਕਰੀ ਪ੍ਰਗਟ ਭਈ ਜਗ _ਮਾਇ। 
ਬਰੰਬੂਰਹ ਤਾ ਸੌ ਕਹਿਯੋ ਜੋ ਤੁਹਿ ਸੁਤਾ ਸੁਹਾਇ। ੯੬। 


ਚਰਿਤ੍ਰ ਪਾਖਿਆਨ ੩੫ 


੭ 


੧ & 


੍ 
ਹੈ 
ਰ੍ 
ਨਾ 


ਦੇ ਮਾਰੇ ਡਿਗ _ਪਏ। _ਕਿਤਨਿਆਂ ਨੇ ਅਗੇ ਵਧ ਕੇ ਪ੍ਰਾਣ 
ਲੋਕ ਦਾ ਰਾਹ ਪਕੜਿਆ।੮੭। 

ਜਿਤਨੇ ਸ਼ੂਮ ਸੋਫ਼ੀ ਭਜੇ ਜਾਂਦੇ ਸਨ, (ਉਹ) ਮਾਰੇ ਗਏ। ਉਨ੍ਹਾਂ ਨੂੰ 
(ਭਾਵ) ਕਾਵਾਂ-ਗਿੱਧਾਂ ਨੇ ਖਾ ਲਿਆ) (ਉਨ੍ਹਾਂ ਨੂੰ) ਬੰਨ੍ਹ ਕੇ 
ਵੱਡੀ ਭੀੜ ਬਣ ਗਈ ਸੀ_ਅਤੇ ਭਾਰੀ ਯੁੱਧ ਮਚਿਆ ਸੀ ਅਤੇ ਸੂਰਮਿਆਂ ਨੂੰ 
ਕੇ (ਤਰਪੋਕਾਂ ਦੀ) ਸਾਰੀ ਦੇਹ ਕੰਬਦੀ ਸੀ।੮੮। 

ਜਿਥੇ ਸਿਧ ਪਾਲ ਨੇ ਬਹੁਤ ਸਾਰੇ ਵੈਰੀ ਵੱਢੇ ਸਨ, ਉਥੇ ਯੋਧਿਆਂ ਨੂੰ ਕਿਲ੍ਹਾ 
ਹੋਇਆਂ ਵੇਖਿਆ ਗਿਆ। (ਉਹ) _ਭਜਦੇ ਜਾ ਰਹੇ ਸਨ ਅਤੇ ਹਥਿਆਰ _ਸੰਭਾਲ ਨਹੀਂ 
ਸਨ, (ਜਦ ਉਨ੍ਹਾਂ ਨੇ) ਧਰਤੀ ਉਤੇ ਸ਼ਮਸਦੀਨ ਨੂੰ ਮਰਿਆ ਹੋਇਆ ਡਿਗਿਆ _ਵੇਖਿਆ।੮ 

ਉਥੇ _ਭਾਟ ਅਤੇ ਢਾਢੀ _ਖੜੋ ਕੇ _ਗੀਤ _ਗਾ ਰਹੇ _ਸਨ। ਉਹ ਆਪਣੇ ਸੁਆਮੀ 
ਸੁਣਾਉਂਦੇ ਸਨ ਅਤੇ ਵੈਰੀ ਦੇ `ਝੁੰਡਾਂ ਨੂੰ _ਡਰਾਉਂਦੇ _ਸਨ। ਕਿਤੇ _ਰਣਸਿੰਘੇ, _ਨਫ਼ੀਰੀਆਂ ਅਤੇ 
ਨਗਾਰੇ _ਵਜਦੇ ਸਨ ਅਤੇ ਵੱਡੇ ਵੱਡੇ ਰਾਜੇ _ਭੁਜਾਵਾਂ ਠੋਕ _ਕੇ _ਗਜਦੇ ਅਤੇ _ਹਸਦੇ _ਸਨ।੯0। 

ਜਦੋਂ ਸਾਰੇ ਪਠਾਣ ਯੁੱਧ ਵਿਚ ਮਾਰੇ ਗਏ ਅਤੇ ਵੱਡੇ ਹੈਂਕੜਬਾਜ਼ਾਂ ਵਿਚੋਂ ਇਕ ਵੀ ਨ 
ਬਚਿਆ। ਦਿੱਲੀ ਦੇ ਬਾਦਸ਼ਾਹ ਨੂੰ ਮਾਰ ਕੇ (ਉਸ ਤੋਂ) ਦਿੱਲੀ (ਦੀ ਹਕੂਮਤ) ਖੋਹ ਲਈ। 
ਤਦ (ਉਸ ਨੇ) ਆਪਣੇ ਸਿਰ ਉਤੇ ਛਤਰ _ਝੁਲਾ _ਦਿੱਤਾ।੯੧। 

ਜਦੋਂ ਸਿਧ ਪਾਲ ਨੇ ਬਹੁਤ ਸਾਰੀ ਸੈਨਾ ਕੁਚਲ ਦਿੱਤੀ, ਤਾਂ ਬਾਕੀ ਬਚੀ (ਸੈਨਾ) ਪ੍ਰਾਣ 
ਬਚਾ _ਕੇ ਇਧਰ ਉਧਰ ਖਿੰਡ ਗਈ। (ਦੀਵਾਨ ਸਿਧ ਪਾਲ ਨੇ) ਬਾਦਸ਼ਾਹੀ ਲੈ ਲਈ (ਅਤੇ 
ਆਪਣੇ) ਸਿਰ ਉਤੇ ਛਤੁ _ਝੁਲਵਾ ਲਿਆ। ਜੋ ਸ਼ਰਨ ਵਿਚ ਆ ਗਿਆ, ਉਹ ਬਚ _ਗਿਆ। 
ਜੋ ਅੜਿਆ, ਉਹ ਮਾਰਿਆ _ਗਿਆ।੯੨। 

ਉਸ ਨੇ ਬਾਦਸ਼ਾਹੀ ਹਾਸਲ ਕਰ ਕੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਕਿ ਬਾਦਸ਼ਾਹ 
ਨੂੰ ਮਾਰ ਕੇ ਚੰਗਾ ਕੰਮ ਨਹੀਂ _ਕੀਤਾ। ਸਾਰੀ ਰਾਤ ਜਾਗਦਾ ਰਿਹਾ ਅਤੇ ਉਸੇ ਦਾ ਧਿਆਨ 


ਕਰਦਾ ਰਿਹਾ। (ਕਿ) ਜੋ ਵੀ ਸਵੇਰੇ ਮਿਲ ਪਏ, ਉਸੇ ਨੂੰ ਬਾਦਸ਼ਾਹੀ ਦੇ ਦਿੱਤੀ ਜਾਵੇ।੯੩। 
ਉਥੇ ਸਵੇਰੇ ਇਕ ਕਸਾਈ ਦਾ ਨੌਕਰ ਆ ਗਿਆ। (ਜੋ) ਨਦੀ ਵਿਚ ਓਝਰੀ ਲ ਕੇ 
ਸੁਟਣ ਜਾ ਰਿਹਾ ਸੀ। ਉਸ ਨੂੰ ਜਾ ਪਕੜਿਆ ਅਤੇ ਬਾਦਸ਼ਾਹੀ ਦੇ ਦਿੱਤੀ। ਉਸ ਦਾ ਨਾਂ 
ਜੈਨ-ਆਲਾਵਦੀ ਰਖ ਦਿੱਤਾ।੯੪। 
ਜੱਪਣਾ 
ਜਦ ਹੀ ਉਸ ਨੂੰ ਰਾਜ ਦੇ ਦਿੱਤਾ, ਤਦ ਪੁੱਤਰੀ ਸਮੇਤ _ਜੰਗਲ _ਦਾ ਰਸਤਾ ਪਕੜਿਆ। 
“ਬਦੁਕਾਸਿ” _(ਬਦਰੀ ਨਾਥ) _ਵਿਚ ਪੁੱਤਰੀ ਸਮੇਤ ਸਾਧ ਦਾ ਭੇਸ ਧਾਰਨ ਕਰ ਕੇ ਪ੍ਰਵੇਸ਼ 
ਕੀਤਾ।੯੫। 
ਦੰਹਰਾ 
ਜਦ _(ਉਸ ਨੇ) ਉਥੇ ਬਹੁਤ _ਤਪਸਿਆ _ਕੀਤੀ _(ਤਾਂ) ਜਗਤ _ਮਾਤਾ (ਦੇਵੀ) ਪ੍ਰਗਟ 
ਹੋਈ। ਉਸ ਨੂੰ ਕਿਹਾ-- ਹੇ ਪੁੱਤਰੀ! ਜੋ ਤੈਨੂੰ _ਚੰਗਾ ਲਗਦਾ ਹੈ, ਉਹ ਵਰ ਮੰਗ ਲੈ 


('ਬਰੈਬ੍ਰਹ”)।੯੬। 


ਰੂ 
3, ਪੈ ਕੰ ਫੂ 


/ਨਿ 


0੨੧੨ 


੩੫੨ 


ਦੱਖਣ? 
ਮੈਯਾ ਇਹੈ ਦਾਨੁ ਮੁਹਿ _ਦੀਜੈ। ਰਛਾ ਆਪੁ ਹਮਾਰੀ _ਕੀਜੈ। 
ਛਤ੍ਰਾਨੀ ਗ੍ਰਿਹਿ ਤੁਰਕ ਨ ਜਾਇ। ਮੁਹਿ ਬਰ ਦੇਹੁ ਇਹੇ ਜਗ ਮਾਇ। ੯੭। 


ਚਰਨਨ ਰਹੈ _ਤਿਹਾਰੈ _ਚਿਤਾ। ਗ੍ਰਿਹ ਮਹਿ ਹੋਇ ਅਨਗਨਤ _ਬਿਤਾ। 
ਸਤੂ ਨ ਜੀਤਿ ਹਸੈ ਕੋਈ ਜਾਇ। ਤੁਮ ਮਹਿ ਰਹੈ ਮੋਰ ਮਨ ਮਾਇ। ੯੮। 


ਜਗ ਮਾਤੈ ਐਸੇ ਬਰੁ _ਦੀਯੋ। ਤਿਨ ਕਹ ਰਾਜ ਅਸਾਮ ਕੋ _ਕੀਯੋ। 
ਅਬ ਲਗਿ ਰਾਜ ਤਹਾ ਤੈ ਕਰੈ। ਦਿਲੀਪਤਿ ਕੀ ਕਾਨਿ ਨ ਧਰੈ। ੯੯। 


ਜਿਨ ਕਹ ਰਾਜ ਭਵਾਨੀ ਦੀਯੋ। _ਤਿਨ ਤੇ ਛੀਨਿ ਨ ਕਿਨਹੂੰ _ਲੀਯੋ। 
ਅਬ ਲੌ ਕਰਤ ਤਹਾ ਕੋ ਰਾਜਾ। ਰਿਧਿ ਸਿਧਿ ਸਭ ਹੀ ਘਰ ਸਾਜਾ। ੧00। 


ਪ੍ਰਥਮ _ਦਿਲਿਸ ਸੌ ਪਿਤਾ ਜੁਝਾਯੋ। ਪੁਨਿ ਦੇਬੀ ਤੇ ਅਸ ਬਰ ਪਾਯੋ। 
ਅੰਗ ਦੇਸ ਕੇ ਭਏ ਨ੍ਰਿਪਾਰਾ। ਇਹ ਛਲ ਅਬਲਾ _ਧਰਮ _ਉਬਾਰਾ। _੧0੧। ੧। 


/ਏੱਤਾ ਹੀ ਗਾਂਨਤ ੫ਖੂਯਾਨੇ /ਤੇਯਾ ਲਾਠੇੜ੍ਹੇ ਅੰਤਾਂ ਭੂਪ ਸੰਠਾਦੇ ਦੋਂ ਐਂ ਸਤਾਨਵੇਂ ਲਾਰਤ੍ਹ ਸ਼ਆਮਤਆ 
ਡਾ ਨਭ# ਸਤ/ ੨੯੭/ ੫੭੦6/ ਆਫੰ/ 


ਰੂਪ ਕੇਤੁ ਰਾਜਾ ਇਕ _ਤਹਾ। ਰੂਪਮਾਨ ਅਰੁ ਸੂਰਾ ਮਹਾ। 
ਥਰਹਰ ਕੈਪੈ ਸਤੁ ਜਾ ਕੇ ਡਰ। ਪੁਗਟ ਭਯੋ ਜਨੁ _ਦੁਤਿਯ ਨਿਸਾਕਰ। _੨। 


੮੮. 


ਏਕ ਸਪੂਤ ਪੂਤ ਤਿਨ ਜਯੋ। ਜਾ _ਸੋ ਔਰ ਨ ਜਗ ਮਹਿ ਭਯੋ। 
ਝਿਲਮਿਲ ਦੇ ਤਾ ਕੌ ਲਖਿ ਗਈ। ਤਬ ਹੀ ਤੇ ਬਵਰੀ ਸੀ ਭਈ। ੩। 


ਵਾ ਸੋ ਬਾਧਾ ਅਧਿਕ ਸਨੇਹਾ। ਦ੍ੈ ਤੇ ਕਰੀ ਏਕ ਜਨੁ ਦੇਹਾ। 
ਔਰ _ਉਪਾਉ ਨ ਚਲਿਯੋ _ਚਲਾਯੋ। ਤਬ ਅਬਲਾ _ਨਰ _ਭੇਸ _ਬਨਾਯੋ। _੪। 


ਦੰਹਰਾ 
ਧਰਿ ਕਰਿ ਭੇਸ ਕਰੌਲ ਕੌ ਗਈ ਤਵਨ ਕੇ ਧਾਮ। 
ਸਭ ਕੋ ਨਰ ਜਾਨੇ ਤਿਸੈ ਕੋਈ ਨ ਜਾਨੈ ਬਾਮ। ੫। 


ਚਰਿਤ੍ਰ ਪਾਖਿਆਨ ੩੫੩ 


ਜੱਪਣਾ 

ਹੇ ਮਾਤਾ! ਮੈਨੂੰ ਇਹੋ _ਵਰ _ਦਿਓ ਅਤੇ ਆਪ ਮੇਰੀ ਰਛਿਆ _ਕਰੋਂ। “ਕਦੇ ਛਤ੍ਰਾਣੀ 
ਤੁਰਕ ਦੇ ਘਰ ਨ ਜਾਵੇ`--ਹੇ _ਜਗਮਾਤਾ! ਮੈਨੂੰ ਇਹੋ ਵਰ 

(ਮੇਰਾ) ਚਿਤ (ਹਰ ਵੇਲੇ) ਤੁਹਾਡੇ ਚਰਨਾਂ _ਵਿਚ 
ਧਨ-ਦੌਲਤ ਹੋਵੇ। ਸਾਨੂੰ ਕੋਈ ਵੈਰੀ ਜਿਤ ਕੇ ਨ ਜਾਏ 
ਤੁਹਾਡੇ ਵਿਚ ਲਗਾ _ਰਹੇ।੯੮। 

ਜਗਤ ਮਾਤਾ ਨੇ ਅਜਿਹਾ ਹੀ ਵਰ ਦਿੱਤਾ ਅਤੇ 
ਦਿੱਤਾ। (ਉਹ) ਹੁਣ ਤਕ ਉਥੇ _ਰਾਜ ਕਰਦਾ ਹੈ ਅਤੇ 
ਨਹੀਂ ਕਰਦਾ।੯੯। 

ਜਿਸ ਕਿਸੇ ਨੂੰ ਭਵਾਨੀ ਨੇ (ਖ਼ੁਦ) ਰਾਜ ਦਿੱਤਾ ਹੋਵੇ, ਉਸ ਪਾਸੋਂ ਕੋਈ ਖੋਹ ਨਹੀਂ 


ਸਕਦਾ। (ਉਹ) ਹੁਣ ਤਕ ਉਥੇ _ਰਾਜ ਕਰਦਾ ਹੈ ਅਤੇ ਘਰ ਵਿਚ ਸਭ _ਹੀ _ਰਿਧੀਆਂ 
ਸਿਧੀਆਂ ਮੌਜੂਦ _ਹਨ।੧00। 
ਪਹਿਲਾਂ ਦਿੱਲੀ ਦੇ ਬਾਦਸ਼ਾਹ ਨਾਲ ਪਿਤਾ ਨੂੰ _ਲੜਾਇਆ। ਫਿਰ ਦੇਵੀ ਤੋਂ ਇਹ ਵਰ 
ਪ੍ਰਾਪਤ _ਕੀਤਾ। _(ਉਸ _ਦਾ ਪਿਤਾ) ਅੰਗ _ਦੇਸ` (ਆਸਾਮ) ਦਾ ਰਾਜਾ ਬਣਿਆ। ਇਸ ਛਲ 
ਨਾਲ _(ਉਸ) ਅਬਲਾ ਨੇ ਆਪਣਾ ਧਰਮ _ਬਚਾ __ਲਿਆ।੧0੧। 
/ਏਥੋਂ ਸੰ ਗਰੇਤੂਰੱਪਮਆਨ ਦੇ ਤੂੰਆ ਗੰਰੇੜ ਦੇ ਮੰਤ ਭੂਪ ਸੰਝਾਦ ਦੇ ੨੯੭ਵ' ਗਰੜੂ ਦੀ ਸਮ੫ਤਨ 
ਭਾ ਸਭ ਹ/ _2੯੭/ ੫੪੭੪6/ ਚਲਦਾ? 


ਚੱਪਾਣ 

ਇਕ ਸ਼ਾਹ _ਦੀ ਇਸਤਰੀ _ਸੁਣੀਂਦੀ ਸੀ (ਜੋ) ਬਹੁਤ _ਰੂਪਵਾਨ ਅਤੇ _ਗੁਣਵਾਨ _ਸੀ। 
ਉਸ ਦਾ ਨਾਂ ਝਿਲਮਿਲ ਦੇ (ਦੇਈ) ਕਿਹਾ ਜਾਂਦਾ ਸੀ। ਹੋਰ ਕਿਸ ਨਾਲ ਉਸ ਦੀ ਤੁਲਨਾ 
ਕੀਤੀ ਜਾਏ। (ਅਰਥਾਤ! ਉਹ ਬਹੁਤ ਸੁੰਦਰ _ਸੀ)।੧। 

ਉਥੇ ਰੂਪ ਕੇਤੁ ਨਾਂ ਦਾ ਇਕ ਰਾਜਾ _ਸੀ, ਜੋ ਬਹੁਤ ਰੂਪਵਾਨ ਅਤੇ ਸੂਰਮਾ ਸੀ। ਜਿਸ 
ਦੇ ਡਰ ਦੇ ਮਾਰੇ ਵੈਰੀ ਥਰ ਥਰ ਕੰਬਦੇ ਸਨ। (ਇੰਜ ਲਗਦਾ ਸੀ) ਮਾਨੋ ਦੂਜਾ ਚੰਦੂਮਾ ਪੈਦਾ 
ਹੋ ਗਿਆ ਹੋਵੇ।੨। 

ਉਸ ਦੇ (ਘਰ) ਇਕ ਸੁਪੁੱਤਰ ਪੁੰਤਰ ਪੈਦਾ ਹੋਇਆ ਜਿਸ ਵਰਗਾ ਜਗਤ ਵਿਚ ਹੋਰ 
ਕੋਈ ਨਹੀਂ _ਸੀ। ਝਿਲਮਿਲ ਦੇਈ ਨੇ ਉਸ ਨੂੰ ਵੇਖ ਲਿਆ। ਤਦ ਤੋਂ ਹੀ ਦੀਵਾਨੀ ਜਿਹੀ ਹੋ 
ਗਈ।੩। 

ਉਸ _ਨਾਲ (ਉਸ ਨੇ) ਬਹੁਤ ਸਨੇਹ ਵਧਾ ਲਿਆ, ਮਾਨੋ ਦੋ ਤੋਂ ਇਕ ਸ਼ਰੀਰ ਕਰ 
ਦਿੱਤਾ ਹੋਵੇ। ਜਦੋਂ (ਉਸ ਨੂੰ ਮਿਲ ਸਕਣ ਦਾ) ਕੋਈ ਹੋਰ ਉਪਾ ਨ ਚਲਿਆ, ਤਦ ਅਬਲਾ 
ਨੇ ਮਰਦ ਦਾ ਭੇਸ ਬਣਾਇਆ।੪। 
ਦੰਹਰਾ” 

(ਉਹ) ਸ਼ਿਕਾਰੀ ਦਾ ਭੇਸ ਧਾਰ ਕੇ ਉਸ ਦੇ ਘਰ ਗਈ। ਉਸ ਨੂੰ ਸਭ ਮਰਦ ਹੀ 
ਸਮਝਦੇ ਸਨ, ਕੋਈ ਵੀ ਇਸਤਰੀ ਨਹੀਂ ਸਮਝਦਾ _ਸੀ।੫। 


੩੫੪ 


ਕੁਅਰਹਿ _ਰੋਜ _ਸਿਕਾਰ _ਖਿਲਾਵੈ। _ਭਾਤਿ _ਭਾਤਿ _ਤਨ _ਮ੍ਰਿਗਹਿ _ਹਨਾਵੈ। 
ਇਕਲੀ ਫਿਰੈ ਸਜਨ ਕੇ ਸੰਗਾ। ਪਹਿਰੇ ਪੁਰਖ ਭੇਸ ਕਹ _ਅੰਗਾ। ੬। 


ਇਕ ਦਿਨ ਸਦਨ ਨ ਜਾਤ ਸੁ ਭਈ। ਪਿਤ ਤਨ ਕਹੀ ਸੁਤਾ ਮਰਿ ਗਈ। 
ਅਪਨੀ _ਠਵਰ _ਬਕਰਿਯਹਿ _ਜਾਰਾ। ਦੂਸਰ ਪੁਰਖ _ਨ_ ਭੇਦ _ਬਿਚਾਰਾ। _੭। 


ਸਾਹ _ਲਹਿਯੋ ਦੁਹਿਤਾ ਮਰ _ਗਈ। ਯੌ ਨਹੀ _ਲਖਿਯੋ _ਕਰੌਲਨ ਭਈ। 
ਸੰਗ ਨਿਤ ਲੈ ਨ੍ਰਿਪ ਸੁਤ ਕੌ _ਜਾਵੈ। ਬਨ ਉਪਬਨ ਭੀਤਰ ਭੁਮਿ ਆਵੈ। ੮। 


ਬਹੁਤ ਕਾਲ _ਇਹ _ਭਾਤਿ ਬਿਤਾਯੋ। ਰਾਜ _ਕੁਅਰ ਕਹ ਬਹੁ _ਬਿਰਮਾਯੋ। 
ਸੋ ਤਾ ਕਹ ਨਹਿ ਨਾਰਿ ਪਛਾਨੈ। ਭਲੋ ਕਰੌਲ ਤਾਹਿ ਕਰਿ ਮਾਨੈ। ੯। 


ਇਕ ਦਿਨ ਗਏ ਗਹਿਰ ਬਨ ਦੋਊ। ਸਾਥੀ ਦੁਤਿਯ ਨ ਪਹੁਚਾ ਕੋਊ। 
ਅਥ੍ਯੋ ਦਿਵਸ _ਰਜਨੀ ਹੈ ਆਈ। ਏਕ _ਬ੍ਰਿਛ ਤਰ ਬਸੇ _ਬਨਾਈ।੧0। 


ਤਹ ਇਕ _ਆਯੋ ਸਿੰਘ _ਅਪਾਰਾ। _ਕਾਢੇ _ਦਾਂਤ ਬਡੇ _ਬਿਕਰਾਰਾ। 

ਤਾਹਿ ਨਿਰਖਿ ਨ੍ਰਿਪ ਸੁਤ ਡਰ ਪਾਯੋ। _ਸਾਹ ਸੁਤਾ ਤਿਹ ਧੀਰ ਬੰਧਾਯੋ। _੧੧। 
ਤਬ ਤਿਹ ਤਾਕਿ ਤੁਪਕ ਸੌ ਮਾਰਿਯੋ। ਨ੍ਰਿਪ ਸੁਤ ਦੇਖਤ ਸਿੰਘ ਪੁਹਾਰਿਯੋ। 
ਰਾਜ ਕੁਅਰ ਅਸ ਬਚਨ _ਉਚਾਰੇ। ਮਾਗਹੁ ਜੋ __ਜਿਯ _ਰੁਚਤ _ਤਿਹਾਰੇ। _੧੨। 


ਤਬ ਤਿਨ ਤਾ ਸੋ ਬ੍ਰਿਥਾ ਉਚਾਰੀ। ਰਾਜ ਕੁਅਰ ਮੈ ਸਾਹ ਦੁਲਾਰੀ। 
ਤੋ ਸੋ ਮੋਰਿ ਲਗਨਿ ਲਗ ਗਈ। ਤਾ ਤੇ ਭੇਸ ਧਰਤ ਇਹ ਭਈ। ੧੩। 


ਅਬ ਤੁਮ ਹਮਰੇ ਸਾਥ ਬਿਹਾਰੋ। ਇਸਤ੍ਰੀ ਕਰਿ ਗ੍ਰਿਹ ਮਹਿ ਮੁਹਿ ਬਾਰੋਂ। 
ਜਸ _ਮੁਰਿ ਲਗਨ ਤੁਮੂ ਪਰ _ਲਾਗੀ। _ਤਸ ਤੁਮ ਹੋਹੁ ਮੋਰ ਅਨੁਰਾਗੀ। _੧੪। 
ਆਨੰਦ ਭਯੋ _ਕੁਅਰ ਕੇ _ਚੀਤਾ। ਜਨੁ _ਕਰਿ ਮਿਲੀ ਰਾਮ ਕਹ _ਸੀਤਾ। 

ਭੋਜਨ ਜਾਨੁ _ਛੁਧਾਤਰੁ _ਪਾਈ। _ਜਨੁ _ਨਲ ਮਿਲੀ _ਦਮਾਵਤਿ ਆਈ। _੧੫। 


ਉਹੀ ਬ੍ਰਿਛ ਤਰ ਤਾ ਕੌ ਭਜਾ। ਭਾਤਿ ਭਾਤਿ ਆਸਨ ਕਹ ਸਜਾ। 
ਤਾਹਿ ਸਿੰਘ ਕੋ ਚਰਮ ਨਿਕਾਰੀ। ਭੋਗ ਕਰੇ ਤਾ ਪਰ ਨਰ _ਨਾਰੀ। _੧੬। 


ਤਾ ਕੋ ਨਾਮ ਅਪਛਰਾ ਧਰਾ। ਕਹੀ ਕਿ ਰੀਝਿ ਮੋਹਿ ਇਹ ਬਰਾ। 
ਇਹ ਛਲ ਤਾਹਿ ਨਾਰਿ ਕਰਿ ਲ੍ਯਾਯੋ। ਰੂਪ ਕੇਤੁ ਪਿਤੁ ਭੇਦ ਨ ਪਾਯੋ। _੧੭। 


ਚਰਿਤ੍ਰ ਪਾਖਿਆਨ ੩੫੫ 


ਚੱਪਾਣ 

ਉਹ ਕੁਮਾਰ ਨੂੰ ਰੋਜ਼ ਸ਼ਿਕਾਰ ਖਿਡਾਉਂਦੀ ਸੀ ਅਤੇ (ਉਸ ਤੋਂ) ਤਰ੍ਹਾਂ ਤਰ੍ਹਾਂ ਦੇ ਮ੍ਰਿਗ 
(ਜੰਗਲੀ ਪਸ਼ੂ) _ਮਰਵਾਉਂਦੀ _ਸੀ। ਸ਼ਰੀਰ _ਉਤੇ _ਮਰਦਾਵਾਂ ਭੇਸ ਪਾ ਕੇ ਇਕੱਲੀ ਹੀ ਮਿਤਰ 
ਨਾਲ ਫਿਰਦੀ _ਸੀ।੬। 

ਇਕ ਦਿਨ ਉਹ ਘਰ ਨੂੰ ਨ ਪਰਤੀ ਅਤੇ ਪਿਤਾ ਨੂੰ ਅਖਵਾ ਭੇਜਿਆ ਕਿ (ਤੁਹਾਡੀ) 


ਪੁੰਤਰੀ ਮਰ ਗਈ ਹੈ। ਆਪਣੀ ਥਾਂ ਤੇ _ਇਕ ਸ਼ਕਰੀ ਨੂੰ ਸਾੜ ਦਿੱਤਾ ਅਤੇ _ਕਿਸੇ_ਹੋਰ ਪੁਰਸ਼ 
ਨੂੰ ਭੇਦ ਨ _ਸਮਝਿਆ।੭। 

ਸ਼ਾਹ ਨੇ ਸਮਝ ਲਿਆ ਕਿ ਪੁੱਤਰੀ ਮਰ ਗਈ ਹੈ। (ਪਰ ਉਸ ਨੇ) ਇਹ ਨ ਸਮਝਿਆ 
(ਕਿ ਪੁੱਤਰੀ) ਸ਼ਿਕਾਰਨ ਹੋਂ ਗਈ ਹੈ। (ਉਹ) ਰੋਜ਼ ਰਾਜੇ ਦੇ ਪੁੱਤਰ ਨੂੰ ਨਾਲ ਲੈ ਕੇ ਜਾਂਦੀ 
ਅਤੇ _ਬਨ, _ਉਪਬਨ ਵਿਚ ਘੁੰਮ ਫਿਰ ਕੇ ਆ ਜਾਂਦੀ।੮। 

ਇਸ ਤਰ੍ਹਾਂ ਉਸ ਨੇ ਬਹੁਤ ਸਮਾਂ ਬਿਤਾ ਦਿੱਤਾ ਅਤੇ ਰਾਜ ਕੁਮਾਰ ਨੂੰ ਬਹੁਤ ਪ੍ਰਸੰਨ 
ਕੀਤਾ। _ਉਹ _ਉਸ ਨੂੰ ਇਸਤਰੀ ਵਜੋਂ ਨਹੀਂ ਪਛਾਣਦਾ ਸੀ। ਉਸ ਨੂੰ 
ਮੰਨਦਾ ਸੀ।੯। 

ਇਕ ਦਿਨ ਦੋਵੇਂ ਸੰਘਣੇ ਬਨ ਵਿਚ ਚਲੇ ਗਏ। (ਉਥੇ ਉਨ੍ਹਾਂ ਕੋਲ) ਕੋਈ ਹੋਰ ਸਾਥੀ 
ਨ ਪਹੁੰਚ ਸਕਿਆ। ਦਿਨ ਗੁਜ਼ਰ ਗਿਆ ਅਤੇ ਰਾਤ ਹੋ ਗਈ। ਇਕ ਬ੍ਰਿਛ ਹੇਠਾਂ (ਥਾਂ) ਬਣਾ 
ਕੇ ਠਹਿਰ ਗਏ।੧0। 

ਉਥੇ ਇਕ ਵੱਡਾ ਸ਼ੇਰ ਆ ਗਿਆ। ਉਸ ਨੇ ਭਿਆਨਕ ਦੰਦ ਕਢੇ ਹੋਏ ਸਨ। ਉਸ ਨੂੰ 
ਵੇਖ ਕੇ ਰਾਜੇ ਦਾ ਪੁੱਤਰ ਡਰ _ਗਿਆ। ਸ਼ਾਹ ਦੀ ਪੁੱਤਰੀ ਨੇ ਉਸ ਨੂੰ ਧੀਰਜ ਬੈਨ੍ਹਾਇਆ।੧੧। 


ਤਦ ਉਸ ਨੂੰ ਵੇਖ ਕੇ (ਸ਼ਿਕਾਰਨ ਨੇ) ਬੰਦੂਕ ਨਾਲ ਮਾਰ ਦਿੱਤਾ ਅਤੇ ਰਾਜ ਕੁਮਾਰ ਦੇ 
ਦੇਖਦੇ ਹੋਇਆਂ ਸ਼ੇਰ ਨੂੰ _ਸੰਘਾਰ ਦਿੱਤਾ। (ਤਦ) ਰਾਜ ਕੁਮਾਰ ਨੇ ਇਹ ਕਿਹਾ-- (ਹੇ ਸ਼ਿਕਾਰੀ!) 
ਜੋ ਤੇਰੇ ਜੀ ਆਏ, ਮੰਗ _ਲਵੋ।੧੨। 

ਤਦ ਉਸ (ਸ਼ਿਕਾਰੀ ਬਣੀ ਲੜਕੀ) ਨੇ ਉਸ ਨੂੰ ਸਾਰੀ ਬਿਰਥਾ ਸੁਣਾਈ ਕਿ ਹੇ ਰਾਜ 
ਕੁਮਾਰ! ਮੈਂ ਸ਼ਾਹ ਦੀ ਬੇਟੀ ਹਾਂ। ਮੇਰਾ ਤੇਰੇ ਨਾਲ ਪ੍ਰੇਮ ਹੋ ਗਿਆ ਹੈ। ਇਸ ਲਈ ਇਹ ਭੇਸ 
ਧਾਰਨ _ਕੀਤਾ _ਹੈ।੧੩। 

ਹੁਣ ਤੁਸੀਂ ਮੇਰੇ ਨਾਲ _ਰਮਣ ਕਰੋਂ ਅਤੇ ਮੈਨੂੰ ਇਸਤਰੀ ਬਣਾ ਕੇ ਘਰ _ਲੈ _ਜਾਓ। 
ਜਿਸ ਤਰ੍ਹਾਂ ਮੇਰਾ ਤੁਹਾਡੇ ਨਾਲ ਪ੍ਰੇਮ ਪੈ ਗਿਆ ਹੈ, ਉਸੇ ਤਰ੍ਹਾਂ ਤੁਸੀਂ ਮੇਰੇ ਪ੍ਰੇਮੀ ਹੋ ਜਾਓ।੧੪। 


ਰੰ 


ਰਾਜ ਕੁਮਾਰ ਦਾ ਮਨ ਪੁਸੰਨ ਹੋ ਗਿਆ, ਮਾਨੋ ਰਾਮ ਨੂੰ ਸੀਤਾ ਮਿਲ ਗਈ ਹੋਵੇ। ਮਾਨੋ 
ਭੁਖੇ ਨੂੰ ਭੋਜਨ ਮਿਲ ਗਿਆ ਹੋਵੇ। ਮਾਨੋ ਨਲ ਨੂੰ ਦਮਯੰਤੀ ਆ ਕੇ ਮਿਲ ਪਈ ਹੋਵੇ।੧੫। 


ਉਸ ਬ੍ਰਿਛ ਹੇਠਾਂ ਉਸ ਨਾਲ ਸੈਯੋਗ ਕੀਤਾ ਅਤੇ ਭਾਂਤ ਭਾਂਤ ਦੇ ਆਸਣ _ਸਜਾਏ। ਉਸੇ 
ਸ਼ੇਰ ਦੀ ਖਲ੍ਹ _ਉਤਾਰੀ ਅਤੇ _ਉਸ _ਉਤੇ ਇਸਤਰੀ ਮਰਦ (ਦੋਹਾਂ) ਭੋਗ _ਕੀਤਾ।੧੬। 


(ਰਾਜ ਕੁਮਾਰ ਨੇ) ਉਸ ਦਾ ਨਾਂ ਅਪੱਛਰਾ ਰਖਿਆ ਅਤੇ ਧੁੰਮਾ ਦਿੱਤਾ ਕਿ ਇਸ ਨੇ 


ਹੋ ਕੇ ਮੈਨੂੰ ਵਰਿਆ ਹੈ। ਇਸ ਛਲ ਨਾਲ ਉਸ ਨੂੰ ਇਸਤਰੀ ਬਣਾ ਕੇ ਲੈ ਆਇਆ। 
ਪਿਤਾ ਰੂਪ ਕੇਤੁ ਕੁਝ ਵੀ ਭੇਦ ਨ ਪਾ ਸਕਿਆ।੧੭। 


੩੫੬ 


ਸੀ _ਦਸਮ-ਗ੍ੂੰਥ _ਸਾਹਿਬ 


ਹਰਾ 
ਇਹ ਛਲ ਤਾ ਕੌ ਬ੍ਯਾਹਿ ਕੈ ਲੈ ਆਯੋ ਨਿਜੁ ਧਾਮ। 
ਲੋਕ ਅਪਛਰਾ ਤਿਹ _ਲਥੈ ਕੋਊ ਨ ਜਾਨੈ _ਬਾਮ। _੧੮। 
ਨ੍ਿਪ ਸੁਤ ਬਰਾ ਕਰੌਲ ਹ੍ਹੈ ਭਈ ਅਨਾਥ _ਸਨਾਥ। 
ਸਭਹੂੰ ਸਿਰ ਰਾਨੀ ਭਈ ਇਹ ਬਿਧਿ ਛਲ ਕੇ ਸਾਥ। ੧੯। ੧। 
/ਇੱਤ ਨੰ ਯੰਰੇਤੂ  ਪਕ੍ਹਯਾਨੌ /ਊ੍ਰੈਯਾ ਯਾਰੈੜ੍ਹੇ ਮੰ ਡੁਪ' ਸਲਾਦ ਦੋ ਨ ਅਠਨਵੋ ਯਾੰਰੇਤੂ ਸਮਾਪਤਮ 
ਗਤ ਫ਼ੜ ਸਤ ੨੯੮੭ ੫%੬੯/ ੭%ਫਹੀ/ 
ਚੱਖਣਾੰ 
ਚੰਦੂ ਚੂੜ ਇਕ ਰਹਤ ਭੂਪਾਲਾ। ਅਮਿਤ ਪ੍ਰਭਾ ਜਾ ਕੇ ਗ੍ਰਿਹ ਬਾਲਾ। 
ਤਾ ਸੀ ਦੂਸਰਿ ਜਗ ਮਹਿ ਨਾਹੀ। ਨਰੀ __ਨਾਗਨੀ _ਨਿਰਖਿ _ਲਜਾਹੀ। _੧। 


ਸਾਹਿਕ ਹੁਤੋ ਅਧਿਕ _ਧਨਵਾਨਾ। ਜਾ ਸੋ ਧਨੀ ਨ ਜਗ ਮੈ ਆਨਾ। 
ਅਛਲ ਦੇਇ ਦੁਹਿਤ ਤਾ ਕੇ ਘਰ। ਰਹਤ ਪੰਡਿਤਾ ਸਭ ਮਤਿ ਹਰਿ ਕਰਿ। ੨। 


੮. 


ਚੰਦੂ ਚੂੜ ਕੋ _ਹੁਤੋ ਪੁਤ੍ਰ ਇਕ। ਪੜਾ _ਬ੍ਯਾਕਰਨ ਅਰੁ ਸਾਸਤ _ਨਿਕ। 
ਤਾ ਕੋ ਨਾਮ ਨ ਕਹਬੇ ਆਵੈ। ਲਿਖਤ ਊਖ _ਲਿਖਨੀ ਹੂ ਜਾਵੈ। ੩। 


ਇਕ ਦਿਨ ਕੁਅਰ ਅਖੇਟਕ ਗਯੋ। ਸਾਹੁ ਸੁਤਾ ਕੋ _ਨਿਰਖਤ ਭਯੋ। 
ਵਾ ਕੀ ਲਗੀ ਲਗਨ ਇਹ ਸੰਗਾ। __ਮਗਨ ਭਈ ਤਰੁਨੀ ਸਰਬੰਗਾ। _੪। 


ਚਤੁਰਿ ਦੂਤਿ ਇਕ ਤਹਾ ਪਠਾਈ। _ਕਹਿਯਹੁ ਐਸ _ਕੁਅਰ ਕਹ _ਜਾਈ। 

ਏਕ ਦਿਵਸ ਮੋਰੇ ਘਰ ਆਵਹੁ। ਸਾਥ ਹਮਾਰੇ ਭੋਗ _ਮਚਾਵਹੁ। ੫। 

ਤਬ ਵਹੁ ਸਖੀ ਕੁਅਰ ਪਹਿ ਆਈ। ਕਹੀ ਕੁਅਰਿ ਸੋ ਤਾਹਿ ਸੁਨਾਈ। 
ਬਿਹਸਿ ਸਾਜਨ ਇਹ _ਭਾਤਿ _ਉਚਾਰੀ। _ਕਹਿਯਹੁ ਜਾਇ ਐਸ ਤੁਮ ਪ੍ਯਾਰੀ। ੬। 
ਇਕ _ਅਵਧੂਤ ਸੁ ਛਤੂ _ਨ੍ਰਿਪਾਰਾ। _ਸੁਨਿਯਤ ਬਸਤ _ਸਮੁਦ ਕੇ _ਪਾਰਾ। 

ਹੈ ਅਵਧੂਤ ਮਤੀ ਦੁਹਿਤਾ ਤਿਹ। ਅਵਰ _ਨ ਘੜੀ _ਬਿਧਾਤਾ ਸਮ _ਜਿਹ। _੭। 


ਪ੍ਰਥਮ ਤੂ ਤਿਸੈ ਮੋਹਿ ਮਿਲਾਵੈ। _ਤਾ ਪਾਛੇ ਮੋ ਸੌ ਪਤਿ ਪਾਵੈ। 
ਯੌ ਜੋ ਕੋਟਿ ਉਪਾਵ ਬਨੈ ਹੈ। ਤੌ ਮੋ ਸੋ ਨਹਿ ਭੋਗਨ ਪੈਹੈ। ੮। 
ਯੌ ਹੀ ਸਖੀ ਜਾਇ ਤਿਹ ਕਹੀ। ਮਨ ਬਚ ਕੁਅਰਿ ਚਕ੍ਰਿਤ ਹ੍ਹੈ ਰਹੀ। 
ਚਿਤ ਮੋ ਅਨਿਕ ਚਟਪਟੀ ਲਾਗੀ। ਤਾ ਤੇ ਨੀਦ ਭੂਖ ਸਭ _ਭਾਗੀ। ੯। 


ਸਮੁੰਦਰ ਪਾਰ _ਜਾਯੋ_ਨਹਿ _ਜਾਵੈ। ਤਊ ਕੁਅਰਿ ਕੋ _ਸਾਤਿ ਨ ਆਵੈ। 
ਸਾਜ ਤਹਾ ਚਲਿਬੇ ਕੋ __ਕਰਾ। ਤੀਰਥ ਜਾਤ ਹੋ _ਪਿਤਹਿ _ਉਚਰਾ। _੧0। 


ਚਰਿਤ੍ਰ ਪਾਖਿਆਨ ੩੫੭ 


ਦੰਹਰਾ 
ਇਸ ਛਲ ਨਾਲ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ। _ਸਭ _ਉਸ 
ਅਪੌਂਛਰਾ ਹੀ ਸਮਝਦੇ, ਕੋਈ ਵੀ ਇਸਤਰੀ ਨ ਮੰਨਦਾ।੧੮। ਸ਼ਿਕਾਰੀ ਬਣ ਕੇ ਉਸ ਨੇ 
ਕੁਮਾਰ ਨਾਲ ਵਿਆਹ _ਕਰ _ਲਿਆ ਅਤੇ ਅਨਾਥ ਤੋਂ _ਸਨਾਥ ਹੋ ਗਈ। ਇਸ ਤਰ੍ਹਾਂ ਦੇ 
ਨਾਲ _ਉਹ _ਸਭ _ਦੇ ਸਿਰ ਉਤੇ ਰਾਣੀ (ਵਜੋਂ _ਪੁਤਿਸ਼ਠਿਤ) ਹੋਈ।੧੯। 
ਏਥੋਂ ਸੰ ਗੰਰੇਤੰਪ/ਮਿਆਨ ਦੇ ਤੁ ਗਾਰੇੜੂ ਦੇ ਮੰਤ ਭੂਪ ਸੰਕਾਦ ਦੇ ੨੯੮ਵ' ਗਰੇੜ੍ਹ ਲੀ ਸਮਘਤ 
ਭਾ ਲਭ ਹੈ/>੯੮/ ੫੭੬੯/ ਚਲਦਾ/ 


ਨੂ 
ਰਾਜ 
ਛਲ 


ਚੱਪਣਾ 

ਚੰਦੂ _ਚੂੜ ਨਾਂ ਦਾ ਇਕ ਰਾਜਾ ਰਹਿੰਦਾ ਸੀ ਜਿਸ ਦੇ ਘਰ ਅਮਿਤ ਪ੍ਰਭਾ ਨਾਂ 
ਇਸਤਰੀ _ਸੀ। ਉਸ ਵਰਗੀ ਜਗ _ਵਿਚ ਦੂਜੀ ਨਹੀਂ ਸੀ। (ਉਸ ਨੂੰ) ਵੇਖ ਕੇ ਨਰੀ 
ਨਾਗਨੀ _ਲਜਾਉ'ਦੀਆਂ _ਸਨ।੧। 

(ਉਥੇ) ਇਕ ਬਹੁਤ ਧਨਵਾਨ ਸ਼ਾਹ ਹੁੰਦਾ ਸੀ ਜਿਸ ਵਰਗਾ ਸੰਸਾਰ ਵਿਚ ਕੋਈ 
ਧਨੀ ਨਹੀਂ _ਸੀ। ਉਨ੍ਹਾਂ ਦੇ ਘਰ ਅਛਲ ਦੇਈ ਨਾਂ ਦੀ ਪੁੱਤਰੀ ਸੀ। (ਉਹ) ਪੰਡਿਤਾਂ ਦੀ 
ਬੁੱਧੀ ਨੂੰ _ਚੁਰਾਈ ਰਖਦੀ ਸੀ __(ਅਰਥਾਤ-ਬਹੁਤ ਬੁੱਧੀਮਾਨ _ਸੀ)।੨। 

ਚੰਦੂ _ਚੂੜ ਦਾ ਇਕ ਪੁੱਤਰ ਹੁੰਦਾ ਸੀ। _(ਉਹ) ਵਿਆਕਰਨ ਅਤੇ ਅਨੇਕ ਸ਼ਾਸਤਰ 
ਪੜ੍ਹਿਆ ਹੋਇਆ ਸੀ। ਉਸ ਦੇ ਨਾਮ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। ਜੇ ਲਿਖੀਏ ਤਾਂ 
ਗੈਨੇ ਜਿੰਨੀ ਲੈਬੀ ਕਲਮ _(ਘਿਸ ਕੇ ਸਾਧਾਰਨ) _ਕਲਮ _ਹੋ__ਜਾਵੇਗੀ।੩। 

ਇਕ _ਦਿਨ ਰਾਜ ਕੁਮਾਰ ਸ਼ਿਕਾਰ ਖੇਡਣ _ਗਿਆ। ਉਸ ਨੇ ਸ਼ਾਹ ਦੀ ਪੁੱਤਰੀ ਨੂੰ 
ਵੇਖਿਆ। ਉਸ ਦੀ ਵੀ ਲਗਨ ਇਸ ਨਾਲ ਲਗ ਗਈ ਅਤੇ (ਉਹ) ਲੜਕੀ ਤਨੋ ਮਨੋ ਉਸ 
ਵਿਚ ਮਗਨ _ਹੋ__ਗਈ।੪। 

ਇਕ ਚਤੁਰ ਦੂਤੀ ਨੂੰ ਉਸ ਪਾਸ ਭੇਜਿਆ ਕਿ ਕੰਵਰ ਨੂੰ ਜਾ ਕੇ ਇਸ ਤਰ੍ਹਾਂ ਕਹੇ--। 
ਇਕ ਦਿਨ ਮੇਰੇ ਘਰ ਆਓ ਅਤੇ ਮੇਰੇ ਨਾਲ ਰਮਣ ਕਰੋ।੫। 


ਤਦ ਉਹ ਦੂਤੀ ਕੰਵਰ ਕੋਲ ਆਈ ਅਤੇ (ਜੋ) ਕੁਮਾਰੀ ਨੇ ਕਿਹਾ ਸੀ, ਉਸ ਨੂੰ ਸੁਣਾ 
ਦਿੱਤਾ। ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ ਕਿ ਤੂੰ ਪਿਆਰੀ ਨੂੰ ਇਸ ਤਰ੍ਹਾਂ _ਕਹੀਂ।੬। 

ਇਕ _ਅਵਧੂਤ ਛਤ੍ਪਤੀ ਰਾਜਾ _ਹੈ। _ਸੁਣਿਆ ਹੈ, ਸਮੁੰਦਰ ਦੇ ਪਾਰ ਰਹਿੰਦਾ ਹੈ। ਉਸ 
ਦੀ ਅਵਧੂਤ ਮਤੀ ਨਾਂ ਦੀ (ਇਕ) ਪੁੱਤਰੀ ਹੈ, ਜਿਸ ਵਰਗੀ ਵਿਧਾਤਾ ਨੇ ਹੋਰ ਕੋਈ ਘੜੀ 
ਨਹੀਂ _ਹੈ।੭। 

ਪਹਿਲਾਂ ਉਸ ਨੂੰ ਮੈਨੂੰ ਮਿਲਾ ਦੇ। ਉਸ ਪਿਛੋਂ ਮੇਰੇ ਵਰਗਾ _ਪਤੀ ਪ੍ਰਾਪਤ _ਕਰ। 
ਉਂਜ ਜੇ ਤੂੰ ਕਰੋੜਾਂ ਉਪਾ ਕਰ ਲਏ, ਤਾਂ ਵੀ ਤੂੰ ਮੇਰੇ ਨਾਲ ਰਮਣ ਨਹੀਂ ਕਰ _ਸਕੇਂਗੀ।੮। 

ਉਸੇ ਤਰ੍ਹਾਂ ਸਖੀ ਨੇ ਜਾ ਕੇ ਉਸ ਨੂੰ ਕਿਹਾ। (ਜਿਸ ਨੂੰ ਸੁਣ ਕੇ) ਕੁਮਾਰੀ ਮਨ ਅਤੇ 
ਬਚਨ ਤੋਂ ਹੈਰਾਨ ਹੋ _ਗਈ। _ਉਸ ਦੇ ਮਨ ਵਿਚ ਬਹੁਤ ਬੇਚੈਨੀ ਹੋਣ ਲਗੀ, ਜਿਸ ਕਰ ਕੇ 
ਨੀਂਦਰ ਭੁਖ _ਸਭ ਚਲੀ _ਗਈ।੯। 

(ਜਦ ਤਕ) ਸਮੁੰਦਰ ਪਾਰ ਜਾਇਆ ਨਹੀਂ ਜਾਂਦਾ, ਤਦ ਤਕ ਕੁਮਾਰੀ 
ਨਹੀਂ _ਮਿਲਦੀ। (ਕੁਮਾਰੀ ਨੇ) ਉਥੇ ਜਾਣ ਲਈ ਤਿਆਰੀ ਕਰ ਲਈ ਅਤੇ ਪਿਤਾ 
ਉਤੇ ਜਾਣਾ ਦਸਿਆ।੧0। 


ਹੋਰ 
ਸਾਰੀ 


/ (05 


ਸ਼ਾਂਤੀ 
ਨੂੰ ਤੀਰਥਾਂ 


੭੨ ੨੧; 


੩੫੮ 


ਸੀ _ਦਸਮ-ਗ੍ੂੰਥ _ਸਾਹਿਬ 


ਸਾਜ _ਬਾਜ _ਸਭ _ਕੀਆ ਤ੍ਰਯਾਰਾ। ਤਹ ਹ੍ਹੈ ਚਲੀ ਬਾਜ _ਅਸਵਾਰਾ। 
ਸੇਤਬੰਧ ਰਾਮੇਸੂਰ ਗਈ। _ਇਹ _ਬਿਧਿ ਹ੍ਿਦੈ ਬਿਚਾਰਤ _ਭਈ। _੧੧। 


ਤਾ ਤੇ ਹੋ ਜਹਾਜ _ਅਸਵਾਰਾ। _ਗਈ _ਸਿੰਗਲਾਦੀਪ _ਮਝਾਰਾ। 
ਜਹ ਤਿਹ ਸੁਨਾ ਰਾਜ ਕੋ _ਧਾਮਾ। ਜਾਤ ਭਈ ਤਹ ਹੀ ਕੌ ਬਾਮਾ। ੧੨। 


ਤਹ ਗੀ ਪੁਰਖ ਭੇਸ ਕੋ ਕਰਿ ਕੈ। ਭਾਤਿ ਭਾਤਿ ਕੇ ਭੂਖਨ ਧਰਿ ਕੈ। 
ਜਬ _ਅਵਧੂਤ ਮਤੀ _ਤਿਹ ਹੇਰਾ। ਰਾਜ _ਕੁਅਰ ਜਾਨ੍ਯੋ ਕਹੂੰ _ਕੇਰਾ। ੧੩। 


ਨਿਰਖਤ _ਕੁਅਰਿ ਮਦਨ ਬਸਿ _ਭਈ। ਅੰਗ ਅੰਗ _ਬਿਹਬਲ ਹ੍ਹੈ _ਗਈ। 
ਚਿਤ ਮਹਿ ਕਹਾ ਇਸੀ ਕਹ _ਬਰਿ ਹੋ। ਨਾਤਰ ਘਾਇ ਕਟਾਰੀ ਮਰਿ _ਹੋ। ੧੪। 


ਦੇਖੈ ਲਗੀ ਸੀਸ _ਨਿਹੁਰਾਈ। ਤਿਹ ਤ੍ਰਿਯ ਘਾਤ ਇਹੈ ਕਰ ਆਈ। 
ਤੁਰੰਗ ਧਵਾਇ ਜਾਤ ਤਹ _ਭਈ। __ ਸਿੰਘਨਿ ਜਾਨੁ _ਮਿਰਿਗੀ ਗਹਿ ਲਈ। _੧੫। 


ਝਟਕਿ ਝਰੋਖਾ ਤੇ ਗਹਿ ਲਈ। _ਬਾਧਤ ਸਾਥ ਪ੍ਰਿਸਟ ਕੇ ਭਈ। 
ਹਾਹਾ ਭਾਖਿ ਲੋਗ ਪਚਿ _ਸਹਾਰੇ। ਰਾਖਿ ਨ ਸਕੇ ਤਾਹਿ ਰਖਵਾਰੇ। _੧੬। 


ਬਾਧਿ ਪ੍ਰਿਸਟਿ ਤਿਹ ਤੁਰੰਗ _ਧਵਾਯੋ। _ਏਕੈ ਬਾਨ ਮਿਲਾ ਸੋ ਘਾਯੋ। 
ਤਾਕਹ _ਜੀਤਿ ਧਾਮ ਲੈ ਆਈ। ਸਖੀ _ਕੁਅਰ ਕੇ ਧਾਮ ਪਠਾਈ। _੧੭। 


ਜੋ ਤੁਮ ਕਹਾ ਕਾਜ ਮੈ ਕਿਯਾ। _ਅਪਨੋ ਬੋਲ _ਨਿਬਾਹਹੁ _ਪਿਯਾ। 
ਪ੍ਰਥਮ ਬ੍ਯਾਹਿ ਮੋਕੌ ਲੈ ਜਾਵੌ। ਤਾ ਪਾਛੇ ਯਾ _ਕਹ ਤੁਮ ਪਾਵੌ। ੧੮। 


ਰਾਜ ਕੁਅਰ ਤਬ ਹੀ ਤਹ ਆਯੋ। ਤਾ ਸੌ ਪੁਥਮੈ ਬ੍ਯਾਹ _ਕਰਾਯੋ। 
ਬਹੁਰੌ ਬ੍ਯਾਹਿ ਤਾਹਿ ਲੈ ਗਯੋ। _ਅਸਿ ਚਰਿਤੁ _ਚੰਚਲਾ ਦਿਖਯੋ। _੧੯। 


ਪ੍ਰਥਮਹਿ ਪਾਰ ਸਮੁੰਦ ਕੈ ਗਈ। _ਰਾਜ _ਸੁਤਹਿ ਹਰਿ ਲ੍ਯਾਵਤ ਭਈ। 
ਬਹੁਰੌ ਮਨ _ਭਾਵਤ ਪਤਿ _ਕਰਿਯੋ। ਤ੍ਰਿਯਾ ਚਰਿਤ੍ਰ ਨ ਜਾਤ _ਬਿਚਰਿਯੋ। ੨0। ੧। 
/ਏੱਤਾ ਡੀ ਲਾਰੇਤ੍ਹਾ ਪਲ੍ਯਾਨੋ /ਤੇਯਾ ਲਾਰਤ੍ਹ ਨਹੀਂ ਭੂਪ ਸੰਭਾਦੇ ਦਸ ਨੰਨ੍ਰਯਾਨਵੇਂ ਲਾਠਤੂਹ  ਅ਼ਮਪਤਨਾ 
ਗਤ ਸਭਨ ਸਤ? ੨੯੯/ ੫੭੮੯੭ #ਫਲੀ/ 
ਦੱਪਣ? 
ਸੀਸਸਾਰ ਕੇਤੁ ਇਕ ਰਾਜਾ। ਜਾ_ਸੋ ਬਿਧਿ ਦੂਸਰ ਨ ਸਾਜਾ। 
ਸੀਸੈ ਸਾਰ ਦੇਇ ਤਿਹ ਰਾਨੀ। ਜਾ ਸਮ ਦੂਸਰ ਹ੍ਹੈ ਨ ਬਖਾਨੀ। ੧। 


ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ। ਨਿਸ ਦਿਨ ਰਹੈ ਤਰੁਨਿ ਮੈ ਚੀਤਾ। 
ਕਿਤਕ _ਦਿਨਨ ਰਾਨੀ ਮਰਿ _ਗਈ। ਰਾਜਾ ਕੀ ਉਦਾਸ ਮਤਿ ਭਈ। ੨। 


ਚਰਿਤ੍ਰ ਪਾਖਿਆਨ ੩੫੯ 


ਕਰ 
(ਉਹ) ਸੇਤਬੰਧ ਰਾਮੇਸ਼ੂਰ _ਪਹੁੰਚ _ਗਈ 
ਕਰਨ _ਲਗੀ।੧੧। 

ਉਥੋਂ ਜਹਾਜ਼ ਵਿਚ _ਸਵਾਰ ਹੋਈ ਅਤੇ _ਸਿੰਗਲਾਦੀਪ ਵਿਚ ਜਾ _ਪਹੁੰਚੀ। 
ਰਾਜੇ ਦਾ ਮਹੱਲ ਸੁਣਿਆ, ਉਧਰ ਨੂੰ ਹੀ ਉਹ ਇਸਤਰੀ ਚਲੀ _ਗਈ।੧੨। 


ਉਥੇ ਉਹ ਭਾਂਤ ਭਾਂਤ ਦੇ ਗਹਿਣੇ ਪਾ ਕੇ ਅਤੇ ਪੁਰਸ਼ ਭੇਸ ਧਾਰਨ ਕਰ ਕੇ ਗਈ। 
ਜਦ _ਅਵਧੂਤ ਮਤੀ ਨੇ ਉਸ ਨੂੰ ਵੇਖਿਆ ਤਾਂ ਕਿਸੇ (ਦੇਸ਼) ਦਾ ਰਾਜ ਕੁਮਾਰ ਸਮਝਿਆ।੧੩। 

ਉਸ ਨੂੰ ਵੇਖ ਕੇ ਰਾਜ ਕੁਮਾਰੀ ਕਾਮ ਵਸ ਹੋ ਗਈ। ਉਸ ਦਾ ਅੰਗ ਅੰਗ ਬਿਹਬਲ 
ਹੋ ਗਿਆ। ਚਿਤ ਵਿਚ ਕਹਿਣ ਲਗੀ ਕਿ ਇਸੇ ਨੂੰ ਵਰਾਂਗੀ, ਨਹੀਂ ਤਾਂ ਕਟਾਰ ਮਾਰ ਕੇ ਮਰ 
ਜਾਵਾਂਗੀ।੧੪। 

ਉਹ ਸਿਰ ਨੀਵਾਂ ਕਰ ਕੇ ਵੇਖਣ ਲਗੀ, ਤਾਂ ਉਹ ਇਸਤਰੀ ਮੌਕਾ ਤਾੜ ਕੇ ਇਥੇ ਆ 
ਗਈ। ਘੋੜੇ ਨੂੰ ਦੌੜਾ ਕੇ ਉਥੇ ਜਾ ਪਹੁੰਚੀ ਜਿਵੇਂ _ਸ਼ੇਰਨੀ ਨੇ ਹਿਰਨੀ ਪਕੜ _ਲਈ ਹੋਵੇ।੧੫। 

(ਉਸ ਨੂੰ) ਝਰੋਖੇ ਤੋਂ ਝਟਕਾ ਦੇ ਕੇ ਪਕੜ _ਲਿਆ ਅਤੇ ਪਿਠ _ਨਾਲ ਬੰਨ੍ਹ _ਲਿਆ। 
ਸਾਰੇ ਲੋਗ ਹਾਹਾਕਾਰ ਕਰ ਕੇ _ਥਕ ਗਏ, ਪਰ _ਉਸ ਨੂੰ ਕੋਈ ਵੀ ਰਖਵਾਲਾ _ਬਚਾ ਨ 
ਸਗਿਆ।੧੬। 

ਉਸ ਨੂੰ ਪਿਠ ਨਾਲ ਬੰਨ੍ਹ ਕੇ (ਇਸਤਰੀ ਨੇ) ਘੋੜਾ ਭਜਾ _ਦਿੱਤਾ। (ਜੋ) ਟਕਰਿਆ, 
ਉਸ ਨੂੰ ਇਕੋ ਬਾਣ ਨਾਲ ਮਾਰ ਦਿੱਤਾ। ਉਸ ਨੂੰ ਜਿਤ ਕੇ ਘਰ ਲੈ ਆਈ। ਫਿਰ ਸਖੀ ਨੂੰ 
ਰਾਜ ਕੁਮਾਰ ਦੇ ਘਰ ਭੇਜ _ਦਿੱਤਾ।੧੭। 

(ਅਤੇ ਕਹਿ ਭੇਜਿਆ--) ਜੋ ਤੂੰ ਕਿਹਾ ਸੀ, ਉਹ ਕੰਮ ਮੈਂ ਕਰ ਦਿੱਤਾ ਹੈ। ਹੇ ਪ੍ਰਿਯ! 
ਹੁਣ ਤੁਸੀਂ ਆਪਣਾ ਬਚਨ ਪੂਰਾ ਕਰੋ। ਪਹਿਲਾਂ ਮੈਨੂੰ _ਵਿਆਹ ਕੇ ਲੈ ਜਾਓ, ਉਸ ਪਿਛੋਂ _ ਤੁਸੀਂ 
ਇਸ ਨੂੰ ਪ੍ਰਾਪਤ _ਕਰੋ।੧੮। 

ਰਾਜ ਕੁਮਾਰ ਤਦ ਹੀ ਉਥੇ ਆਇਆ ਅਤੇ ਪਹਿਲਾਂ ਉਸ _ਨਾਲ ਵਿਆਹ _ਕਰਾਇਆ। 
ਫਿਰ ਉਸ _(ਅਵਧੂਤ _ਕੈਨਿਆ) ਨੂੰ ਵਿਆਹ ਕੇ ਲੈ ਗਿਆ। ਇਸ ਤਰ੍ਹਾਂ ਦਾ ਚਰਿਤ੍ਰ _ਉਸ 
ਇਸਤਰੀ ਨੇ _ਵਿਖਾਇਆ।੧੯। 

ਪਹਿਲਾਂ ਸਮੁੰਦਰ ਦੇ ਪਾਰ ਗਈ ਅਤੇ (ਉਥੋਂ) ਰਾਜ ਕੁਮਾਰੀ ਨੂੰ ਭਜਾ ਲਿਆਈ। ਫਿਰ 
ਮਨ ਭਾਉਂਦੇ ਪਤੀ ਨੂੰ ਪ੍ਰਾਪਤ _ਕੀਤਾ। ਤਰੀਆ ਚਰਿਤੁ ਨੂੰ ਵਿਚਾਰਿਆ ਨਹੀਂ ਜਾ _ਸਕਦਾ।੨0। 

ਏਥੇ ਸੰ ਗੰਰੇਤੰਪ/ਮਿਆਨ ਦੇ ਤੁ ਗਾਰੇੜ ਦੇ ਮੰਤ ਭੂਪ ਸੰਕਾਦ ਦੇ ੨੯੯੬ਵ' ਗਰੇਤੂ ਦੀ ਸਮ੦ਤ£ 

ਭਾ ਲਭ _ਹ/੨੯੯/ ੫੭੮੯੪ ਚਲਦਾ/ 


ਜਿਧਰ ਨੂੰ 


ਚੱਪਣਾ 

ਸੀਸਸਾਰ ਕੇਤੁ ਨਾਂ ਦਾ ਇਕ ਰਾਜਾ ਸੀ ਜਿਸ ਵਰਗਾ _ਵਿਧਾਤਾ ਨੇ ਦੂਜਾ ਨਹੀਂ 
ਸਾਜਿਆ ਸੀ। ਸੀਸੈ ਸਾਰ ਦੇਈ ਨਾਂ ਦੀ ਉਸ ਦੀ ਰਾਣੀ ਸੀ। ਜਿਸ ਵਰਗੀ ਸੁੰਦਰ ਹੋਰ ਕੋਈ 
ਨਹੀਂ ਕਹੀ ਜਾ _ਸਕਦੀ।੧। 

ਉਸ ਨਾਲ ਰਾਜੇ ਦਾ ਬਹੁਤ ਪਿਆਰ _ਸੀ। ਰਾਤ ਦਿਨ (ਉਹ) ਇਸਤਰੀ (ਉਸ ਦੇ) 
ਚਿਤ ਵਿਚ ਰਹਿੰਦੀ ਸੀ। ਕੁਝ ਸਮੇ ਬਾਦ ਰਾਣੀ ਮਰ ਗਈ ਅਤੇ ਰਾਜੇ ਦੀ ਬੁੱਧੀ ਉਦਾਸ ਹੋ 
ਗਈ।੨। 


੩੬0 


ਸੀ _ਦਸਮ-ਗ੍ੂੰਥ _ਸਾਹਿਬ 


ਅਵਰ ਨਾਰਿ ਕੀ ਓਰ ਨ ਹੇਰੈ। ਭੂਲ ਨ ਜਾਤ ਕਿਸੀ ਕੇ ਡੇਰੈ। 
ਨਾਰੀ ਔਰ ਅਧਿਕ ਦੁਖ _ਪਾਵੈ। ਨਾਥ ਮਿਲੇ ਬਿਨੁ ਮੈਨ _ਸੰਤਾਵੈ। ੩। 


ਏਤੋ _ਸੋਕ ਕਿਯੋ ਜਾ ਕੋ ਇਹ। ਮਤਿ ਹਰਿ ਲਈ ਕਹਾ ਯਾ ਕੀ ਤਿਹ। 
ਹ੍ਰੈ ਹੈ ਤ੍ਰਿਯਾ ਨ੍ਰਿਪਨ ਕੇ _ਘਨੀ। ਸਦਾ _ਸਲਾਮਤਿ _ਚਹਿਯਤ _ਧਨੀ। _੫। 


ਸਖੀ ਏਕ _ਸ੍ਯਾਨੀ ਤਹ _ਅਹੀ। ਤਿਹ ਇਹ _ਭਾਤਿ ਬਿਹਸਿ ਕਰਿ ਕਹੀ। 
ਮੈ ਨ੍ਰਿਪ ਤੇ ਤ੍ਰਿਯ ਸੋਕ ਮਿਟੈ ਹੋ। ਬਹੁਰਿ ਤਿਹਾਰੇ ਸਾਥ ਮਿਲੈ ਹੋ। ੬। 


ਜਾਰਿਕ _ਪਕਰਿ _ਕੋਠਰੀ ਰਾਖਾ। ਨ੍ਰਿਪ ਕੇ ਸੁਨਤ ਐਸ _ਬਿਧਿ ਭਾਖਾ। 
ਧ੍ਰਿਗ ਇਹ ਮੂੜ ਨ੍ਰਿਪ ਕੋ _ਜੀਆ। ਜਿਹ ਅਬਿਬੇਕ ਬਿਬੇਕ ਨ _ਕੀਆ। ੭। 
ਤ੍ਰਿਯਾ ਔਰ ਸੌ ਭੋਗ _ਕਮਾਵੈ। ਬਾਤਨ ਸਾਥ _ਪਤਿਹਿ _ਉਰਝਾਵੈ। 
ਜੁ ਕੋਠਰੀ ਛੋਰਿ ਨਿਹਾਰੈ। ਸਾਚ ਝੂਠ ਤਬ ਆਪੁ ਬਿਚਾਰੈ। ੮। 


ਹੀ 


ਕੇ ਸੁਵਨਨ ਧੁਨਿ ਇਹ ਪਰੀ। ਤੁਰਤੁ _ਕੁਠਰੀਯਾ ਜਾਇ _ਉਘਰੀ। 
ਜਬ _ਵਹੁ ਮਨੁਛ _ਬਨਾਈ। ਤਬ ਐਸੇ ਤਿਹ ਕਹਾ ਰਿਸਾਈ। ੯। 


ਸੋਕ ਹਮ ਕੀਯੋ _ਨਿਕਾਜਾ। ਇਹ ਨ _ਲਹਤ ਥੋ__ਐਸ ਨਿਲਾਜਾ। 
ਮੈ ਰਨਿਯਨ ਅਵਰ _ਬਿਹਾਰੌ। ਰਾਨੀ ਮਰੀ ਨ ਫੇਰਿ ਚਿਤਾਰੌ। ੧0। 


ਕੋ ਪੈ _ ਕੈਂ ਦੱ 


ਮੋਰ _ਤ੍ਰਿਯਨ ਕੇ _ਸਾਥ _ਬਿਹਾਰਾ। ਵਾ ਰਾਨੀ ਕਹ _ਨ੍ਰਿਪਤਿ _ਬਿਸਾਰਾ। 


ਔਰ 
ਇਹ ਛਲ ਤ੍ਰਿਯਨ ਨਰਿੰਦੂਹਿ ਛਰਾ। _ਤ੍ਰਿਯ ਚਰਿਤ੍ਰ _ਅਤਿਭੂਤ ਇਹ _ਕਰਾ। _੧੧। ੧। 


/ਏੱਤਾ ਨੰ ਗਾਠਤ੍ਹ ਪਲੂਯਾਨੇ /ਤਰ੍‌ਯਾ ਲੰਹੇੜ੍ਹੇ ਨਹਾ ਝੂਪ ਸਲਾਦ ਤੀਨ ਸੋਂ ਲਠੇੜ੍ਹ ਗ਼ਮਪਤਨ 
ਡਤ ਨਭ#ਆ ਸਤੁ? _ਤ07/ ੪੮007 %ਠਹੰ/ 


ਚੱਪਲਾਂ 


ਅਜੈ ਸੈਨ _ਖਤਰੇਟਾ _ਤਹਾ। ਆਵਤ ਭਯੋ ਧਾਮ _ਤ੍ਰਿਯ _ਜਹਾ। 
ਰਾਣੀ ਤਾ ਕੋ ਰੂਪ ਨਿਹਾਰਾ। ਗਿਰੀ _ਧਰਨਿ ਜਨੁ _ਲਗਿਯੋ __ਕਟਾਰਾ। ੨। 


ਚਰਿਤ੍ਰ ਪਾਖਿਆਨ ੩੬੧ 


ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦਾ ਸੀ। ਭੁਲ 
ਸੀ। ਹੋਰ ਇਸਤਰੀਆਂ ਬਹੁਤ ਦੁਖੀ ਸਨ ਕਿਉਂਕਿ ਨਾਥ ਨੰ 
ਸਤਾਉ'ਦਾ ਸੀ।੩। 
ਲਗੀਆਂ। ਇਸ ਮੂਰਖ ਪਤੀ ਦੀ ਅਕਲ (ਪਤਾ ਨਹੀਂ) ਕਿਸ 
ਜੇ ਰਾਣੀ ਮਰ ਗਈ ਹੈ।੪। 

ਉਸ ਦਾ ਇਸ (ਰਾਜੇ) ਨੇ ਇਤਨਾ ਦੁਖ ਮੰਨਾਇਆ ਹੈ ਕਿ ਉਸ ਨੇ ਕਿਤੇ ਇਸ ਦੀ 
ਅਕਲ _ਹੀ ਖੋਹ ਲਈ _ਹੈ। ਰਾਜਿਆਂ ਦੇ ਘਰ ਬਹੁਤ ਇਸਤਰੀਆਂ ਹੁੰਦੀਆਂ ਹਨ। _(ਬਸ) 
ਪਤੀ _ਸਦਾ _ਸਲਾਮਤ _ਰਹਿਣਾ ਚਾਹੀਦਾ ਹੈ।੫। 

ਉਥੇ ਇਕ ਸਿਆਣੀ ਸਖੀ ਸੀ। ਉਹ ਹਸ ਕੇ ਇਸ ਤਰ੍ਹਾਂ ਕਹਿਣ ਲਗੀ--। ਮੈਂ ਰਾਜੇ 
ਦਾ ਇਸਤਰੀ ਵਾਲਾ ਦੁਖ ਦੂਰ _ਕਰਾਂਗੀ _ਅਤੇ _ਤੁਹਾਡੇ ਨਾਲ ਫਿਰ _ਮਿਲਾ ਦੇਵਾਂਗੀ।੬। 

(ਉਸ ਨੇ) ਇਕ ਯਾਰ ਫੜ ਕੇ ਕੋਠੜੀ ਵਿਚ ਬੰਦ ਕਰ ਦਿੱਤਾ ਅਤੇ ਰਾਜੇ ਨੂੰ ਸੁਣਾ ਕੇ 
ਇਸ ਤਰ੍ਹਾਂ ਕਿਹਾ--। ਇਸ ਰਾਜੇ ਦੇ ਜੀਣ ਨੂੰ ਧਿੱਕਾਰ ਹੈ ਜੋ ਵਿਵੇਕ ਅਤੇ ਅਵਿਵੇਕ ਵਿਚ 
(ਅੰਤਰ) ਨਹੀਂ __ਕਰਦਾ।੭। 

ਜੋ ਇਸਤਰੀ ਕਿਸੇ ਹੋਰ ਨਾਲ ਭੋਗ _ਕਰੇ _ਅਤੇ ਗੱਲਾਂ ਨਾਲ ਹੀ ਪਤੀ ਨੂੰ _ਰਿਝਾਵੇ। 
(ਜੇ) ਰਾਜਾ (ਆਪ ਉਸ ਦੀ) ਕੋਠੜੀ ਖੋਲ੍ਹ ਕੇ ਵੇਖੇ ਤਾਂ ਸਚ ਝੂਠ ਦਾ ਆਪ ਵਿਚਾਰ ਕਰ 
ਲਵੇਂ।੮। 

(ਜਦ) _ਰਾਜੇ ਦੇ ਕੰਨਾਂ ਵਿਚ ਇਹ ਆਵਾਜ਼ ਪਈ ਤਾਂ ਤੁਰਤ ਜਾ ਕੇ ਕੋਠੜੀ ਖੌਲ੍ਹ 
ਦਿੱਤੀ। ਜਦ ਉਸ ਬੰਦੇ ਨੂੰ (ਰਾਜੇ ਨੇ) ਚੰਗੀ ਤਰ੍ਹਾਂ ਨਾਲ ਵੇਖਿਆ ਤਾਂ ਗੁੱਸੇ ਨਾਲ ਉਸ ਨੂੰ 
ਇਸ ਤਰ੍ਹਾਂ _ਕਿਹਾ--।੯। 

ਮੈਂ ਇਤਨਾ ਦੁਖ ਵਿਅਰਥ ਦਾ ਮੌਨਾਇਆ ਹੈ। ਇਹ ਨਹੀਂ ਜਾਣਦਾ ਸਾਂ (ਕਿ ਉਹ) 
ਇਤਨੀ _ਨਿਰਲਜ _ਸੀ। ਹੁਣ _ਮੈਂ__ਹੋਰਨਾਂ ਰਾਣੀਆਂ ਨਾਲ _ਰਮਣ ਕਰਾਂਗਾ ਅਤੇ _ਮਰ 
ਰਾਣੀ ਨੂੰ ਫਿਰ ਯਾਦ ਨਹੀਂ __ਕਰਾਂਗਾ।੧0। 


0੨੨ &੭ 
ਪੰ 
07 


% ਗੋ) 
ਨਾ । 
% ਗ੍ਰੈ 

ਕੂ 


ਦਿੱਤਾ। ਇਸ ਛਲ _ਨਾਲ ਇਸਤਰੀ ਨੇ ਰਾਜੇ ਨੂੰ ਛਲ _ਲਿਆ। ਇਸਤਰੀ ਨੇ ਇਹ ਅਨੋਖਾ 
ਚਰਿਤੁ _ਕੀਤਾ।੧੧। 

/ਏਥੇਂ ਗੰ ਗਰੇਤੁੰਪ/ਮਆਨ ਦੇ ਤੁਨਆ ਗੰਰੇੜ ਦੇ ਮੰਤ ਡੁਪ ਸੰਭਾਦ ਦੇ =00ਵੇ' ਗਾੰਰੇਤੂ ਦੀ ਸਮਾਪਤ 

ਭਾ ਲਭ _ਹੈ/=// _੪੮06/ ਚਲਦਾ/ 

ਜੱਪਣਾ 

ਇਛਾਵਤੀ ਨਾਂ ਦਾ ਇਕ _ਨਗਰ ਸੁਣਿਆ _ਸੀ। (ਉਸ ਦਾ) ਰਾਜਾ ਇਛ ਸੈਨ ਬਹੁਤ 
ਗੁਣਵਾਨ ਸੀ। ਇਸ਼ਟ ਮਤੀ ਉਸ ਦੇ ਘਰ ਰਾਣੀ ਸੀ। ਇਸ਼ਟ _ਦੇਵਕਾ (ਉਨ੍ਹਾਂ ਦੀ) ਪੁੱਤਰੀ 
ਹੁੰਦੀ ਸੀ।੧। 

ਉਥੇ ਅਜੈ ਸੈਨ ਨਾਂ ਦਾ ਇਕ ਖਤਰੇਟਾ ਸੀ। (ਉਹ) ਉਥੇ ਆਇਆ ਜਿਥੇ ਇਸਤਰੀ 
(ਰਾਣੀ) ਦਾ ਘਰ _ਸੀ। ਰਾਣੀ ਨੇ ਉਸ ਦੇ ਰੂਪ ਨੂੰ ਵੇਖਿਆ ਤਾਂ ਧਰਤੀ ਉਤੇ ਡਿਗ ਪਈ, 
ਮਾਨੋ __ਕਟਾਰ ਲਗੀ _ਹੋਂਵੇ।੨। 


੩੬੨ 


ਸੀ _ਦਸਮ-ਗ੍ੂੰਥ _ਸਾਹਿਬ 


ਉੜਦਾ ਬੇਗ _ਨਿਪੁੰਸਕ _ਬਨੇ। _ਪਠੈ _ਦਏ ਰਾਨੀ ਤਹ _ਘਨੇ। 
ਗਹਿ ਕਰਿ ਤਾਹਿ ਲੈ ਗਏ ਤਹਾ। ਤਰਨੀ ਪੰਥ _ਬਿਲੋਕਤ ਜਹਾ। _੩। 


ਕਾਮ ਭੋਗ ਤਾ ਸੌ ਰਾਨੀ ਕਰਿ। ਪੌਢੇ ਦੋਊ ਜਾਇ ਪਲਘਾ _ਪਰ। 
ਤਬ ਲਗਿ ਆਇ ਨ੍ਰਿਪਤਿ ਤਹ _ਗਏ। ਸੋਵਤ ਦੁਹੂੰ _ਬ਼ਿਲੋਕਤ ਭਏ। _੪। 
ਭਰਭਰਾਇ ਤ੍ਰਿਯ _ਜਗੀ ਦੁਖਾਤੁਰ। _ਡਾਰਿ _ਦਯੋ _ਦੁਪਟਾ ਪਤਿ ਮੁਖ _ਪਰ। 
ਜਬ ਲੌ ਕਰਤ ਦੂਰਿ ਨ੍ਰਿਪ ਭਯੋ। ਤਬ ਲੌ ਜਾਰਿ ਭਾਜਿ ਕਰਿ ਗਯੋ। ੫। 
ਦੁਪਟਾ ਦੂਰਿ ਕਰਾ ਨ੍ਰਿਪ ਜਬੈ। _ਪਕਰ _ਲਿਯੋ ਰਾਨੀ ਕਹ _ਤਬੈ। 
ਕਹਾ ਗਯੋ ਵਹੁ ਜੁ ਮੈ ਨਿਹਾਰਾ। ਬਿਨੁ ਨ ਕਹੈ ਭੂਮ ਮਿਟੈ ਹਮਾਰਾ। ੬। 


ਪ੍ਰਥਮੈ ਜਾਨ ਮਾਫ ਮੁਰ ਕੀਜੈ। _ਬਹੁਰੌ ਬਾਤ _ਸਾਚ ਸੁਨਿ ਲੀਜੈ। 

ਬਚਨੁ ਦੇਹੁ ਮੇਰੇ ਜੋ _ਹਾਥਾ। ਬਹੁਰਿ ਲੇਹੁ _ਬਿਨਤੀ ਸੁਨਿ ਨਾਥਾ। ੭। 
ਭੈਂਗੇ ਨੇਤ ਤੋਰਿ ਬਿਧਿ ਕਰੇ। ਇਕ ਤੈ ਜਾਤ ਦੋਇ ਲਖ ਪਰੇ। 

ਤੁਮ ਕਹ ਕਛੂ ਝਾਵਰੋ ਆਯੋ। ਮੁਹਿ ਕੋ _ਦਿਖਿ ਲਖਿ ਕਰਿ ਦ੍ਰੈ ਪਾਯੋ। ੮। 


ਨ੍ਹਿਪ ਸੁਨਿ ਬਚਨ ਚਕ੍ਰਿਤ ਹ੍ਹੈ ਰਹਾ। ਤ੍ਰਿਯ ਸੌ ਬਹੁਰਿ ਬਚਨ ਨਹਿ ਕਹਾ। 
ਮੁਖ ਮੂੰਦੇ ਘਰ ਕੌ ਫਿਰਿ ਆਯੋ। ਕਰਮ ਰੇਖ ਕਹ ਦੋਸ ਲਗਾਯੋ। ੯। ੧। 


/ਏੱਤਾ ਹਾੰ ਗਾਰੇੜ੍ਹ ਖੂਯਾਨੇ /ਤੈਯਾ ਲਾਠੜ੍ਹ ਅੰਤਾਂ ਝੂਪ ਅੰਭਾਦੇ ਤੀਨ ਸੋਂ /ਣਕਾ ਲਾਂਰਤੂ _ਸਨਆਖਤਮ 


ਡਾ ਲਭ #੍ਤ/ _=65/ ੫੮6੯/ ਆਫੰ/ 


ਚੱਘਣ?/ 
ਸੋਰਠ ਸੈਨ _ਏਕ _ਭੂਪਾਲਾ। _ਤੇਜਵਾਨ _ਬਲਵਾਨ _ਛਿਤਾਲਾ। 
ਸੋਰਠ ਦੇ ਤਾ ਕੈ ਘਰ ਰਾਨੀ। ਸੁੰਦਰ ਸਕਲ ਭਵਨ ਮਹਿ _ਜਾਨੀ।੧। 


ਛਤ੍ਰਿ ਸੈਨ ਤਹ ਸਾਹ _ਭਨਿਜੈ। ਛਤ੍ਹ ਦੇਇ ਇਕ ਸੁਤਾ ਕਹਿਜੈ। 
ਭੂਤ _ਭਵਾਨ ਭਵਿਖ੍ਯ ਮਝਾਰੀ। ਭਈ ਨ ਹੈ' ਹ੍ਰੈ ਹੈ ਨ ਕੁਮਾਰੀ। ੨। 


ਜਬ _ਵਹੁ _ਤਰੁਨਿ _ਚੰਚਲਾ ਭਈ। _ਲਰਿਕਾਪਨ ਕੀ ਸੁਧਿ ਬੁਧਿ ਗਈ। 
ਛਤਿਯਾ _ਕੁਚਨ _ਤਬੈ ਉਠਿ ਆਏ। ਮਦਨ _ਭਰਤਿਯਾ ਭਰਤ _ਭਰਾਏ। _੩। 


ਅਭਰਨ _ਸੈਨ _ਕੁਅਰ _ਤਿਨ _ਲਹਾ। _ਤੇਜਵਾਨ ਕਛੁ _ਜਾਤ ਨ _ਕਹਾ। 
ਲਾਗੀ ਲਗਨ ਛੂਟਿ ਨਹਿ ਗਈ। ਸੁਕ ਨਲਨੀ ਕੀ ਸੀ ਗਤਿ ਭਈ। ੪। 


ਤਾ ਸੌ ਲਗੀ ਲਗਨ ਬਹੁ _ਭਾਤਾ। ਕਿਹ _ਬਿਧਿ ਬਰਨ _ਸੁਨਾਊ ਬਾਤਾ। 
ਨਿਤਿ ਪ੍ਰਤਿ ਤਾ ਕਹ ਬੋਲਿ ਪਠਾਵੈ। ਕਾਮ ਭੋਗ ਰੁਚਿ ਮਾਨ ਕਮਾਵੈ। ੫। 


ਚਰਿਤ੍ਰ ਪਾਖਿਆਨ ੩੬੩ 


ਰਾਣੀ ਨੇ ਉੜਦਾ ਬੇਗ ਅਤੇ ਹੋਰ ਬਹੁਤ ਸਾਰੇ _ਖੁਸਰਿਆਂ ਨੂੰ ਉਸ ਕੋਲ ਭੇਜ ਦਿੱਤਾ। (ਉਹ 
ਖੁਸਰੇ) ਉਸ ਨੂੰ ਪਕੜ ਕੇ ਉਥੇ ਲੈ ਗਏ ਜਿਥੇ ਰਾਣੀ (ਉਸ ਦਾ) ਰਸਤਾ ਵੇਖ ਰਹੀ ਸੀ।੩। 


ਉਸ ਨਾਲ ਰਾਣੀ ਨੇ _ਕਾਮ-ਭੋਗ ਕੀਤਾ ਅਤੇ ਦੋਵੇਂ ਪਲੰਘ ਉਤੇ ਸੌਂ _ਗਏ। ਤਦ ਤਕ 
ਰਾਜਾ ਉਥੇ ਆ _ਗਿਆ। ਦੋਹਾਂ ਨੂੰ (ਇਕੱਠਾ) _ਸੁਤਿਆਂ ਵੇਖ _ਲਿਆ।੪। 


ਇਸਤਰੀ ਦੁਖੀ ਹੋਈ ਘਬਰਾ ਕੇ ਜਾਗ ਪਈ ਅਤੇ ਪਤੀ ਦੇ ਮੂੰਹ ਉਤੇ ਦੁਪੱਟਾ ਸੁਟ 
ਦਿੱਤਾ। ਜਦੋਂ ਤਕ ਰਾਜੇ ਨੇ (ਦੁਪੱਟੇ ਨੂੰ ਮੂੰਹ ਤੋਂ) ਹਟਾਇਆ, ਤਦ ਤਕ ਯਾਰ ਭਜ _ਗਿਆ।੫। 


ਰਾਜੇ ਨੇ ਜਦ ਦੁਪੱਟਾ ਦੂਰ _ਕੀਤਾ, ਤਾਂ ਉਸ ਨੇ ਰਾਣੀ ਨੂੰ ਪਕੜ _ਲਿਆ। (ਅਤੇ 
ਪੁੱਛਣ ਲਗਾ--) ਉਹ ਕਿਥੇ ਗਿਆ ਹੈ, ਜਿਸ ਨੂੰ ਮੈਂ ਵੇਖਿਆ ਸੀ। ਬਿਨਾ (ਸਚ) ਦਸੇ, ਮੇਰਾ 
ਭਰਮ _ਨਹੀਂ__ਮਿਟਣਾ।੬। 

ਪਹਿਲਾਂ ਮੇਰੀ ਜਾਨ ਮਾਫ਼ ਕਰ _ਦਿਓ, ਫਿਰ (ਮੇਰੇ ਪਾਸੋਂ) ਸੋਚੀ ਗੱਲ ਸੁਣ _ਲਵੋਂ। 
(ਪਹਿਲਾਂ) ਮੈਨੂੰ _ਹੌਥ ਨਾਲ ਬਚਨ ਦਿਓ, ਫਿਰ ਹੇ ਨਾਥ! ਮੇਰੀ ਬੇਨਤੀ ਸੁਣ _ਲਵੋ।੭। 

ਵਿਧਾਤਾ ਨੇ ਤੁਹਾਡੀਆਂ ਔਖਾਂ _ਭੈਂਗੀਆਂ ਕਰ ਦਿੱਤੀਆਂ ਹਨ (ਜਿਸ ਕਰ ਕੇ ਤੁਹਾਨੂੰ) 
ਇਕ ਦੀ ਥਾਂ ਦੋ ਦਿਸ ਪੈਂਦੇ ਹਨ। ਤੁਹਾਨੂੰ ਕੁਝ _ਝੌਲਾ ਜਿਹਾ ਪਿਆ ਹੈ। ਮੈਨੂੰ ਵੇਖ ਕੇ 
(ਤੁਹਾਨੂੰ) ਦੋ ਵੇਖਣ ਦਾ _(ਭਲੇਖਾ) ਪਿਆ _ਹੈ।੮। 

ਰਾਜਾ _(ਰਾਣੀ ਦੇ) ਬਚਨ ਸੁਣ ਕੇ ਹੈਰਾਨ ਹੋ ਗਿਆ। ਫਿਰ ਇਸਤਰੀ ਨੂੰ ਕੁਝ ਨ 


ਕਿਹਾ। ਮੂੰਹ ਬੰਦ ਕਰ _ਕੇ ਘਰ ਨੂੰ ਪਰਤ ਆਇਆ ਅਤੇ _ਕਰਮ-ਰੇਖਾ ਨੂੰ ਦੋਸ਼ ਲਗਾਉਣ 
ਲਗਾ (ਜਿਸ ਕਰ ਕੇ ਉਸ ਦੇ ਨੇਤਰਾਂ ਵਿਚ ਨੁਕਸ ਪੈ ਗਿਆ ਸੀ)।੯। 

/ਏਥੇਂ ਨੰ ਗਰੇਤਰੱਪ/#ਆਨ ਦੇ ਤਆ ਗਰੈੜ੍ਹ` ਦੇ ਮੰਤ ਭੂਪ ਸ਼ੰਲਾਦ ਦੇ =65ਵੇ ਗਰੇੜਹ ਦੀ ਸਪਤ 

ਡਠ' ਲਭ ਹੈ? _265/ ੫੮0੯7 ਚਲਦਾ? 

ਜੱਪਣਾ 

ਸੋਰਠ ਸੈਨ ਨਾਂ ਦਾ ਇਕ ਰਾਜਾ ਸੀ। (ਉਹ ਬਹੁਤ) ਤੇਜਵਾਨ, ਬਲਵਾਨ ਅਤੇ _ਚਾਲਾਕ 
(“ਛਿਤਾਲਾ) ਸੀ। ਉਸ ਦੇ ਘਰ ਸੋਰਠ ਦੇ (ਦੇਈ) ਨਾਂ ਦੀ ਰਾਣੀ ਸੀ। (ਉਹ) ਚੌਦਾਂ ਲੋਕਾਂ 
ਵਿਚ ਸੁੰਦਰ ਸਮਝੀ ਜਾਂਦੀ _ਸੀ।੧। 

ਛਤ੍ਰਿ ਸੈਨ ਨਾਂ ਦਾ ਉਥੇ ਇਕ ਸ਼ਾਹ ਦਸਿਆ ਜਾਂਦਾ ਸੀ। (ਉਸ ਦੀ) ਛਤ੍ਰ ਦੇਈ ਨਾਂ 
ਦੀ ਇਕ ਪੁੱਤਰੀ ਕਹੀ ਜਾਂਦੀ ਸੀ। ਉਸ ਵਰਗੀ (ਸੁੰਦਰ) ਕੁਮਾਰੀ ਭੂਤ, ਭਵਿਖ ਅਤੇ 
ਨ ਸੀ, ਨ ਹੈ ਅਤੇ ਨ ਹੀ ਹੋਵੇਗੀ।੨। 
ਗੀ ਜਿ 
ਉਸ ਦੀ ਛਾਤੀ ਉਤੇ ਕੁਚ ਉਭਰ ਆਏ। (ਇੰਜ ਪੁਤੀਤ ਹੋਣ ਲਗਾ ਮਾਨੋ) ਸੰਚੇ 
ਭਰਨ ਕਾਰੀਗਰ _('ਭਰਤਿਯਾ?) ਕਾਮ _ਦੇਵ ਨੇ _ਸੈਚੇ _ਭਰ ਦਿੱਤੇ _ਹੋਣ।੩। 

ਨੇ _ਅਭਰਨ ਸੈਨ ਨਾਂ ਦਾ ਕੁਮਾਰ ਵੇਖਿਆ। (ਉਹ ਬਹੁਤ) ਤੇਜਵਾਨ ਸੀ ਕਿ 

ਬਖਾਨ ਨਹੀਂ ਕੀਤਾ ਜਾ _ਸਕਦਾ। (ਉਸ ਨਾਲ ਉਸ ਦੀ) ਲਗਨ ਲਗ ਗਈ (ਜੋ ਛੁੜਾਇਆਂ) 
ਛੁਟਦੀ ਨਹੀਂ ਸੀ। ਉਸ ਦੀ ਹਾਲਤ ਤੋਤੇ ਅਤੇ ਨਲਨੀ (ਇਕ ਪੁਕਾਰ ਦੀ ਨਲਕੀ ਦੀ ਬਣੀ 
ਕੁੜਿਕੀ) ਵਰਗੀ ਹੋ __ਗਈ।੪। 


੩੬੪ 


ਸੀ _ਦਸਮ-ਗ੍ੂੰਥ _ਸਾਹਿਬ 


ਤਾ ਕੇ ਲਏ ਨਾਥ ਕਹ ਮਾਰਾ। ਤਨ ਮੈ ਰਾਡ ਭੇਸ ਕੋ ਧਾਰਾ। 
ਜਬ ਗ੍ਰਿਹ ਅਪਨੇ ਜਾਰ _ਬੁਲਾਯੋ। _ਸਭ ਪ੍ਰਸੰਗ ਕਹਿ ਤਾਹਿ _ਸੁਨਾਯੋ। _੬। 


ਸੁਨਿ ਕੈ ਜਾਰ ਬਚਨ ਅਸ ਡਰਾ। ਧ੍ਰਿਗ ਧ੍ਰਿਗ ਬਚ ਤਿਹ ਤ੍ਰਿਯਹਿ ਉਚਰਾ। 
ਜਿਨ _ਅਪਨੋ ਪਤਿ ਆਪੁ _ਸੰਘਰਿਯੋ। ਮੁਹਿ ਕਸ _ਚਹਤ ਭਲਾਈ _ਕਰਿਯੋ। _੭। 


ਪਤਿ ਮਾਰਿਯੋ ਜਾ ਕੇ ਹਿਤ ਗਯੋ। ਸੋ ਭੀ ਅੰਤ ਨ ਤਾ ਕੋ ਭਯੋ। 
ਐਸੋ ਮਿਤ੍ਰ ਕਛੂ ਨਹੀ ਕਰਿਯੋ। ਇਹ ਰਾਖੇ ਤੇ ਭਲੋ ਸੰਘਰਿਯੋ। ੮। 


ਕਰ ਮਹਿ ਕਾਢਿ ਭਗੌਤੀ ਲਈ। ਦੁਹੂੰ ਹਾਥ ਤਾ ਕੋ ਸਿਰ ਦਈ। 
ਹਾਇ ਹਾਇ ਜਿਮਿ ਭੂਪ ਪੁਕਾਰੈ। ਤ੍ਯੋ_ਤ੍ਯੋ_ਨਾਰਿ ਕ੍ਰਿਪਾਨਨ ਮਾਰੈ। ੯। 


ਦੈ ਦਿਨ ਭਏ ਨ ਪਤਿ ਕੇ ਮਰੈ। ਐਸੀ ਲਗੇ ਅਬੈ ਏ ਕਰੈ। 
ਧ੍ਰਿਗਿ _ਜਿਯਬੋ _ਪਿਯ ਬਿਨੁ ਜਗ _ਮਾਹੀ। ਜਾਰ _ਚੋਰ ਜਿਹ _ਹਾਥ _ਚਲਾਹੀ। _੧0। 


ਮਰਿਯੋ __ਨਿਰਖਿ ਤਿਹ ਸਭਨ _ਉਚਾਰਾ। _ਭਲਾ _ਕਰਾ ਤੈ ਜਾਰ _ਸੰਘਾਰਾ। 
ਚਾਦਰ _ਕੀ _ਲਜਾ_ਤੈ ਰਾਖੀ। ਧੰਨ੍ਯ ਧੰਨ੍ਯ ਪੁਤ੍ਰੀ ਤੂ _ਭਾਖੀ। _੧੧। ੧। 


/ਏੱਤਾ ਨੰ ਗਾਹਤ੍ਹ ਪਲੂਯਾਨੋ /ਤਰ੍‌ਯਾ ਲੰਹੇੜ੍ਹੇ ਨਹਾ ਡੂਪ ਸਲਾਦ ਤੀਨ ਸੋਂ ਲਠੇੜ੍ਹ ਗ਼ਮਪਤਨ 
ਗਤ ਨਭਨ' ਸ੍ਤ/ ਤ602/ ੫੮੨੭/ #ਫਲ, / 


ਚੱਪਣਾ 
ਅਭਰਨ ਸਿੰਘ ਸੁਨਾ ਇਕ ਨ੍ਰਿਪ _ਬਰ। _ਲਜਤ ਹੋਤ ਜਿਹ _ਨਿਰਖਿ _ਦਿਵਾਕਰ। 
ਅਭਰਨ ਦੇਇ ਸਦਨ ਮਹਿ _ਨਾਰੀ। ਮਥਿ _ਅਭਰਨ _ਜਣੂ ਸਕਲ _ਨਿਕਾਰੀ। _੧। 


ਰਾਨੀ ਹੁਤੀ ਮਿਤ੍ਰ ਸੇਤੀ ਰਤਿ। _ਭੋਗਤ ਹੁਤੀ ਤਵਨ ਕਹ _ਨਿਤਿ ਪ੍ਰਤਿ। 
ਇਕ ਦਿਨ ਭੇਦ ਰਾਵ ਲਖਿ ਪਾਯੋ। _ਤ੍ਰਿਯ ਕੇ ਧਾਮ _ਬਿਲੋਕਨ ਆਯੋ। _੨। 


ਤਹ ਤੇ ਲਯੋ _ਪਕਰਿ ਇਕ ਜਾਰਾ। ਤੌਨੇ ਨੌਰਿ ਮਾਰਿ ਕਰਿ _ਡਾਰਾ। 
ਇਸਤ੍ਰੀ ਜਾਨਿ ਨ ਇਸਤ੍ਰੀ ਮਾਰੀ। ਚਿਤ ਅਪਨੇ ਤੇ ਦਈ _ਬਿਸਾਰੀ। ੩। 


ਬੀਤਤ _ਬਰਖ ਅਧਿਕ ਜਬ _ਭਏ। ਰਾਨੀ ਬਹੁ ਉਪਚਾਰ _ਬਨਏ। 
ਰਾਜਾ ਤਾ ਕੇ ਧਾਮ ਨ ਆਸਯੋ। ਤਬ ਇਕ _ਔਰੁਪਚਾਰ ਬਨਾਯੋ। ੪। 


ਰਾਨੀ ਭੇਸ ਸੈਨ੍ਯਾਸਿਨਿ ਕੋ_ਧਰਿ। ਜਾਤ ਭਈ ਤਜਿ ਧਾਮ ਨਿਕਰਿ ਕਰਿ। 
ਖੇਲਤ ਨ੍ਰਿਪਤਿ ਅਖਿਟ ਜਬ _ਆਯੋ। ਏਕ _ਹਰਿਨ _ਲਖਿ ਤੁਰੰਗ _ਧਵਾਯੋ। _੫। 


ਚਰਿਤ੍ਰ ਪਾਖਿਆਨ ੩੬੫ 


ਉਸ ਲਈ (ਉਸ ਨੇ) ਆਪਣੇ ਪਤੀ ਨੂੰ ਮਾਰ ਦਿੱਤਾ ਅਤੇ ਆਪਣੇ ਸ਼ਰੀਰ ਉਤੇ 
ਵਿਧਵਾ ਦਾ ਭੇਸ ਧਾਰ ਲਿਆ। ਜਦ (ਉਸ ਨੇ) ਆਪਣੇ ਘਰ ਯਾਰ ਨੂੰ ਬੁਲਾਇਆ ਤਾਂ ਸਾਰੀ 
ਗੌਲ ਉਸ ਨੂੰ ਦਸ ਦਿੱਤੀ।੬। 

ਯਾਰ (ਉਸ ਦਾ) ਬੋਲ ਸੁਣ ਕੇ ਅਜਿਹਾ ਡਰਿਆ ਕਿ ਉਸ ਇਸਤਰੀ ਨੂੰ 'ਧ੍ਰਿਗ ਧ੍ਰਿਗ” 
ਕਹਿਣ ਲਗਾ। _(ਉਹ ਮਨ ਵਿਚ ਸੋਚਣ ਲਗਾ ਕਿ) ਜਿਸ ਨੇ ਆਪਣੇ ਪਤੀ ਨੂੰ ਆਪ ਮਾਰ 
ਦਿੱਤਾ ਹੈ, ਉਹ (ਭਲਾ) ਮੇਰੀ ਕੀ ਭਲਿਆਈ ਕਰਨੀ _ਚਾਹੇਗੀ।੭। 

ਜਿਸ ਲਈ ਪਤੀ ਮਾਰਿਆ ਸੀ, (ਉਹ ਵੀ) ਗਿਆ। ਉਹ ਵੀ ਅੰਤ ਨੂੰ ਉਸ ਦਾ ਨ 
ਹੋਇਆ। (ਮਨ ਵਿਚ ਸੋਚਣ ਲਗੀ) ਅਜਿਹੇ ਮਿਤਰ ਤੋਂ _ਕੁਝ ਨਹੀਂ _ਕਰਾਉਣਾ। ਇਸ ਨੂੰ 
ਰਖਣ ਨਾਲੋਂ _ਚੰਗਾ ਹੈ, _ਮਾਰ _ਦੇਈਏ।੮। 

ਉਸ ਨੇ ਹੱਥ ਵਿਚ ਤਲਵਾਰ ਕਢ ਲਈ ਅਤੇ ਦੋਹਾਂ ਹੱਥਾਂ ਨਾਲ ਉਸ ਦੇ ਸਿਰ ਉਪਰ 
ਦਾ ਵਾਰ ਕਰਦੀ _ਗਈ।੯। 


(ਲੋਕਾਂ ਨੂੰ ਕਹਿਣ ਲਗੀ ਕਿ ਅਜੇ ਮੇਰੇ) ਪਤੀ ਨੂੰ ਮਰਿਆਂ ਦੋ ਦਿਨ ਵੀ ਨਹੀਂ ਹੋਏ 
ਅਤੇ ਹੁਣੇ ਹੀ ਇਹ ਅਜਿਹਾ ਕਰਨ ਲਗ ਗਏ _ਹਨ। ਪਤੀ ਤੋਂ ਬਿਨਾ ਸੰਸਾਰ ਵਿਚ ਜੀਉਣ 
ਨੂੰ ਧਿੱਕਾਰ ਹੈ, ਜਿਥੇ ਚੋਰ ਯਾਰ ਹੱਥ _ਚਲਾਉਂਦੇ _ਹੋਣ।੧0। 

(ਉਸ ਨੂੰ) ਮਰਿਆ ਵੇਖ ਕੇ ਸਭ ਨੇ _ਕਿਹਾ--ਤੂੰ ਚੰਗਾ ਕੀਤਾ ਹੈ ਜੋ ਯਾਰ ਨੂੰ ਮਾਰ 
ਦਿੱਤਾ ਹੈ। ਤੂੰ ਤਾਂ ਪਰਦੇ (ਮਰਯਾਦਾ) ਦੀ ਲਾਜ _ਬਚਾ ਲਈ ਹੈ। (ਸਭ) ਕਹਿਣ _ਲਗੇ--ਹੇ 
ਪੁੰਤਰੀ! ਤੂੰ ਧੰਨ _ਹੈ।੧੧। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰ ਭੂਪ ਸੰਲਾਟ ਦੇ ੩0=ਵੇ' ਗਰੇਤੂ ਦੀ ਸ਼ਮਪਤ£ 

ਭਾ ਲਭ _ਹੰ/ _2602/ ੫੮੨6/ ਚਲਟਾ/ 


ਚੱਪਾਣ 

ਅਭਰਨ ਸਿੰਘ ਨਾਂ ਦਾ ਇਕ ਸ੍ੇਸ਼ਠ ਰਾਜਾ ਸੁਣਿਆ ਹੈ, ਜਿਸ ਨੂੰ ਵੇਖ ਕੇ ਸੂਰਜ ਵੀ 
ਲਜਿਤ ਹੁੰਦਾ _ਸੀ। _ਅਭਰਨ _ਦੇਈ ਉਸ ਦੇ ਘਰ ਇਸਤਰੀ _ਸੀ ਜਿਸ ਨੂੰ ਮਾਨੋ _ਅਭਰਨ 
(ਗਹਿਣਿਆਂ) ਨੂੰ _ਰਿੜਕ ਕੇ ਕਢਿਆ ਹੋਵੇ।੧। 

ਰਾਣੀ (ਇਕ) ਮਿਤਰ _ਨਾਲ _ਲਗੀ ਹੋਈ ਸੀ ਅਤੇ ਉਸ ਨਾਲ ਨਿੱਤ _ਕਾਮ-ਕ੍ਰੀੜਾ 
ਕਰਦੀ _ਸੀ। ਇਕ ਦਿਨ ਰਾਜੇ ਨੂੰ ਭੇਦ ਦਾ ਪਤਾ ਲਗ _ਗਿਆ। _(ਉਹ) ਇਸਤਰੀ ਦੇ ਘਰ 
ਵੇਖਣ ਲਈ _ਆਇਆ।੨। 

ਉਥੇ ਹੀ (ਰਾਣੀ ਦੇ) ਇਕ ਯਾਰ ਨੂੰ ਪਕੜ ਲਿਆ ਅਤੇ ਉਸੇ ਥਾਂ ਤੇ ਮਾਰ ਦਿੱਤਾ। 
ਇਸਤਰੀ ਨੂੰ ਇਸਤਰੀ ਸਮਝ ਕੇ ਨ ਮਾਰਿਆ ਅਤੇ ਆਪਣੇ ਚਿਤ ਤੋਂ ਭੁਲਾ ਦਿੱਤੀ।੩। 

ਜਦ ਬਹੁਤ ਸਾਲ ਬੀਤ ਗਏ ਅਤੇ ਰਾਣੀ ਨੇ ਵੀ ਕਈ ਉਪਾ ਕਰ _ਲਏ। ਪਰ ਰਾਜਾ 
ਉਸ ਦੇ ਘਰ ਨਹੀਂ ਆਇਆ। ਤਦ (ਉਸ ਨੇ) ਇਕ ਹੋਰ ਉਪਚਾਰ _ਕੀਤਾ।੪। 


ਰਾਣੀ ਨੇ _ਸਨਿਆਸਣ ਦਾ ਭੇਸ ਧਾਰ _ਲਿਆ। ਘਰ ਨੂੰ ਤਿਆਗ ਕੇ ਨਿਕਲ _ਗਈ। 
ਜਦ ਰਾਜਾ ਸ਼ਿਕਾਰ ਖੇਡਣ ਲਈ ਆਇਆ, (ਤਦ) ਇਕ ਹਿਰਨ ਨੂੰ ਵੇਖ ਕੇ (ਉਸ ਪਿਛੇ) 
ਘੋੜਾ ਭਜਾਇਆ।੫। 


੩੬੬ 


ਸੀ _ਦਸਮ-ਗ੍ਰੰਥ _ਸਾਹਿਬ 


ਜੋਜਨ _ਕਿਤਕ ਨਗਰ ਤੇ _ਗਯੋ। _ਪਹੁਚਤ ਜਹ ਨ _ਮਨੁਛ ਇਕ _ਭਯੋ। 
ਉਤਰਿਯੋ __ਬਿਕਲ _ਬਾਗ _ਮੈ _ਜਾਈ। _ਰਾਨੀ ਇਕਲ _ਪਹੂਚੀ ਆਈ। _੬। 


ਸੰਨ੍ਯਾਸਿਨਿ ਕੋ ਭੇਸ _ਬਨਾਏ। ਸੀਸ _ਜਟਨ ਕੋ _ਜੂਟ _ਛਕਾਏ। 
ਜੋ ਨਰੁ ਤਾ ਕੋ ਰੂਪ ਨਿਹਾਰੈ। ਉਰਝਿ ਰਹੈ ਨਹਿ ਸੰਕ ਬਿਚਾਰੈ। ੭। 


ਉਤਰਤ ਬਾਗ _ਤਿਹੀ ਤ੍ਰਿਯ ਭਈ। ਉਹਿ ਰਾਜਾ ਤਨ ਭੇਟ ਹੁਈ। 
ਨਿਰਖਤ ਰੂਪ ਉਰਝਿ ਨ੍ਰਿਪ ਰਹਿਯੋ। ਨਰੀ ਨਾਗਨੀ ਕੋ ਇਹ _ਕਹਿਯੋ। ੮। 


ਕਵਨ ਰੂਪ ਰਾਨੀ ਤੁਮ ਹੋਜੂ। _ਕਿਧੋ _ਅਪਛਰਾ ਸਾਚ _ਕਹੋਂ _ਜੂ। 
ਕੈ ਤੁਮ ਹੋ ਰਤਿ ਪਤਿ ਕੀ ਨਾਰੀ। ਕੈ ਨਿਸਿ ਪਤਿ ਕੀ ਅਹਹੁ ਕਮੁਰੀ। ੯। 


ਭਾਤਿ _ਭਾਤਿ ਤਨ ਚਰਚਾ _ਕਰੀ। ਬੇਦ _ਬ੍ਯਾਕਰਨ _ਕੋਕ _ਉਚਰੀ। 
ਜ੍ਯੋ _ਤ੍ਯੋ ਚਿਤ ਤਾ ਕੋ ਹਰਿ ਲੀਨਾ। ਬਿਨਾ ਘਾਇ _ਘਾਯਲ ਪਤਿ _ਕੀਨਾ। ੧0। 


ਮਗਨ ਭਯੋ ਚਿਤ ਭੀਤਰ ਭੂਪਾ। _ਨਿਰਖਿ ਨਾਰਿ ਕੋ ਰੂਪ ਅਨੂਪਾ। 
ਏਕ _ਬਾਰ ਕਹ ਜੌ ਇਹ ਪਾਊ। ਜਨਮ ਅਨੇਕ _ਲਗੇ ਬਲਿ _ਜਾਊ। _੧੧। 


ਨ੍ਰਿਪਹੁ ਨਾਰਿ ਕਹ ਅਧਿਕ _ਰਿਝਾਯੋ। _ਭਾਤਿ ਅਨਿਕ _ਸੇਤੀ ਉਰਝਾਯੋ। 
ਭਜੋ ਯਾਹਿ ਮਨ ਮਾਹਿ _ਬਿਚਾਰਿਯੋ। ਇਹ ਬਿਧਿ ਤਾ ਸੋ ਬਚਨ ਉਚਾਰਿਯੋ। _੧੨। 


ਹਮ ਤੁਮ ਆਉ ਰਮੈ ਮਿਲਿ ਦੋਊ। ਔਰ ਨ ਲਖਤ ਹਮੈ ਹ੍ਯਾ ਕੋਊ। 
ਕ੍ਯੋ _ਤਰੁਨਾਪਨ ਬ੍ਰਿਥਾ _ਗਵਾਵਤ। ਰਾਨੀ ਹ੍ਹੈ ਕ੍ਯੋ_ਨ ਸੇਜ _ਸੁਹਾਵਤ। _੧੩। 


ਅਸ ਤਨ ਸੁੰਦਰਿ ਧੂਰਿ ਨ ਲਾਵਹੋ। ਜੋਬਨ ਜਾਲ _ਨ_ਬ੍ਰਿਥਾ _ਗਵਾਵਹੁ। 
ਬਿਰਧਾਪਨੋ ਆਇ ਜਬ ਜੈ ਹੈ। ਇਹ ਜ੍ਹਾਨੀ ਕਹ ਤਬ _ਪਛਤੈ ਹੈ। ੧੪। 


ਇਹ ਜੋਬਨ ਕੇ ਕਹਾ ਗੁਮਾਨਾ। ਜੋ ਕਾਹੂ ਪਰ ਥਿਰ ਨ _ਰਹਾਨਾ। 
ਆਉ ਕਰੈ ਦੋਊ ਭੋਗ _ਬਿਲਾਸਾ। ਕਹਾ ਕਰਤ _ਯਾ ਕੋ _ਭਰਵਾਸਾ। _੧੫। 


ਹੋ ਤਬ ਇਹ ਸਮੈ ਸੰਭਾਰਿ ਅਧਿਕ ਪਛੁਤਾਇ ਹੈ। ੧੬। 


ਚਰਿਤ੍ਰ ਪਾਖਿਆਨ ੩੬੭ 


ਨਗਰ ਤੋਂ ਕਿਤਨੇ ਕੁ ਯੋਜਨ (ਦੂਰ) ਚਲਾ _ਗਿਆ। (ਉਥੇ) ਜਾ ਪਹੁੰਚਿਆ ਜਿਥੇ ਇਕ 
ਵੀ ਮਨੁੱਖ ਨਹੀਂ _ਸੀ। ਵਿਆਕੁਲ ਹੋਕੇ ਇਕ ਬਾਗ਼ ਵਿਚ ਉਤਰਿਆ। (ਉਥੇ) ਇਕਲੀ 
(ਸੋਨਿਆਸਣ ਬਣੀ) ਰਾਣੀ ਆ ਪਹੁੰਚੀ।੬। 

ਉਸ ਨੇ ਸੈਨਿਆਸਣ ਦਾ ਭੇਸ ਬਣਾਇਆ ਹੋਇਆ ਸੀ ਅਤੇ ਸਿਰ ਉਤੇ ਜਟਾਵਾਂ ਦਾ 
ਜੂੜਾ ਕੀਤਾ ਹੋਇਆ ਸੀ। ਜੋ ਵਿਅਕਤੀ ਉਸ ਦੇ ਰੂਪ ਨੂੰ ਵੇਖਦਾ, ਉਲਝ _ਕੇ ਰਹਿ ਜਾਂਦਾ 
ਅਤੇ _ਕੋਈ ਸ਼ੰਕਾ ਨ __ਕਰਦਾ।੭। 

ਉਥੇ ਹੀ ਬਾਗ਼ ਵਿਚ ਉਹ ਇਸਤਰੀ ਵੀ ਉਤਰੀ ਅਤੇ ਉਸ _ਦੀ ਰਾਜੇ ਨਾਲ ਭੇਂਟ 
ਹੋਈ। ਉਸ ਦਾ ਰੂਪ ਵੇਖ ਕੇ ਰਾਜਾ ਮੋਹਿਤ ਹੋ _ਗਿਆ। ਕਹਿਣ ਲਗਿਆ ਕਿ ਇਹ ਨਰੀ ਜਾਂ 
ਨਾਗਨੀ ਵਿਚੋਂ ਕੌਣ ਹੈ?।੮। 

(ਪੁਛਣ ਲਗਿਆ) ਹੇ ਰਾਣੀ! ਤੂੰ ਕਿਸ ਦਾ ਰੂਪ ਹੈਂ। ਕੀ ਤੂੰ ਅਪੱਂਛਰਾਂ ਹੈਂ, ਸਚ _ਦਸ। 
ਜਾਂ ਤੂੰ ਕਾਮ ਦੀ ਇਸਤਰੀ ਹੈਂ। ਜਾਂ _ਚੰਦੂਮਾ ਦੀ ਕੁਮਾਰੀ ਹੈਂ।੯। 

ਉਸ ਨਾਲ ਭਾਂਤ ਭਾਂਤ ਦੀ ਚਰਚਾ ਕੀਤੀ ਅਤੇ ਵੇਦ, ਵਿਆਕਰਨ ਅਤੇ ਕੋਕ ਸ਼ਾਸਤਰ 
ਦਾ ਉਚਾਰਨ _ਕੀਤਾ। ਜਿਵੇਂ ਕਿਵੇਂ (ਰਾਣੀ ਨੇ) ਰਾਜੇ ਦਾ ਦਿਲ ਜਿਤ ਲਿਆ ਅਤੇ ਬਿਨਾ 
ਘਾਓ ਦੇ (ਪ੍ਰੇਮ ਦੇ ਤੀਰਾਂ ਨਾਲ) ਆਪਣੇ ਪਤੀ ਨੂੰ ਘਾਇਲ _ਕਰ _ਦਿੱਤਾ।੧0। 

(ਉਸ) ਨਾਰੀ ਦਾ ਅਨੂਪਮ ਰੂਪ ਵੇਖ ਕੇ ਰਾਜਾ ਮਨ ਵਿਚ ਮਗਨ ਹੋ _ਗਿਆ। (ਵਿਚਾਰਨ 
ਲਗਿਆ ਕਿ) ਜੇ ਇਕ ਵਾਰ ਇਸ ਨੂੰ ਪ੍ਰਾਪਤ ਕਰ ਲਵਾਂ ਤਾਂ ਅਨੇਕ ਜਨਮਾਂ ਤਕ ਇਸ ਤੋਂ 
ਬਲਿਹਾਰ ਜਾਵਾਂ।੧੧। 

ਰਾਜੇ ਨੇ ਇਸਤਰੀ ਨੂੰ ਬਹੁਤ ਪੂੁਸੰਨ ਕੀਤਾ ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਉਲਝਾ 
ਲਿਆ। (ਉਸ ਨੇ) ਮਨ ਵਿਚ ਵਿਚਾਰ ਕੀਤਾ ਕਿ ਇਸ ਨਾਲ ਰਮਣ ਕਰਾਂ। (ਇਸ ਲਈ ਉਸ 
ਨੇ) ਰਾਣੀ ਨੂੰ ਇਸ ਤਰ੍ਹਾਂ _ਕਿਹਾ--।੧੨। 

ਆਓ! ਮੈਂ ਅਤੇ ਤੂੰ ਦੋਵੇਂ ਮਿਲ ਕੇ ਰਮਣ ਕਰੀਏ। ਇਥੇ ਸਾਨੂੰ ਹੋਰ ਕੋਈ ਵੇਖ ਨਹੀਂ 
ਰਿਹਾ। (ਤ? ਆਪਣੀ) ਜਵਾਨੀ ਨੂੰ ਕਿਉਂ ਵਿਅਰਥ ਗਵਾ ਰਹੀ _ਹੈਂ। ਰਾਣੀ ਬਣ ਕੇ ਕਿਉਂ 
ਨਹੀਂ (ਮੇਰੀ) ਸੇਜ ਨੂੰ ਸੁਸ਼ੋਭਿਤ _ਕਰਦੀ।੧੩। 

ਅਜਿਹੇ ਸੁੰਦਰ ਸ਼ਰੀਰ ਨੂੰ ਮਿਟੀ ਵਿਚ ਨ ਰੋਲੋ ਅਤੇ ਆਪਣੇ ਜੋਬਨ ਜਾਲ ਨੂੰ ਵਿਅਰਥ 
ਨ _ਗਵਾਵੋ। ਜਦ ਬੁਢਾਪਾ ਆ ਜਾਏਗਾ, _ਤਾਂ ਇਸ ਜਵਾਨੀ ਲਈ _ਤਦ _ਪਛਤਾਓਗੀ।੧੪। 

ਇਸ ਜੋਬਨ ਦਾ ਕੀ ਗੁਮਾਨ ਹੈ ਜੋ ਕਿਸੇ ਉਤੇ ਵੀ ਸਥਾਈ ਤੌਰ ਤੇ ਨਹੀਂ ਰਿਹਾ। 
ਆਓ, ਦੋਵੇਂ ਭੋਗ _ਵਿਲਾਸ _ਕਰੀਏ। ਇਸ (ਜਵਾਨੀ) ਦਾ ਕੀ ਭਰੋਸਾ _ਕਰਨਾ _ਹੈ।੧੫। 


੭/#=ਲ 


ਧਨ ਅਤੇ ਜੋਬਨ _ਦਾ ਕਦੇ ਗੁਮਾਨ ਨਹੀਂ ਕਰਨਾ _ਚਾਹੀਦਾ। ਹੇ ਜਵਾਨ ਇਸਤਰੀ! 
ਮੈਨੂੰ ਸੁਖ ਦੇ ਅਤੇ ਆਪ ਵੀ ਸੁਖ ਲੈ। ਜਵਾਨੀ ਚਲੀ ਜਾਏਗੀ ਅਤੇ ਬੁਢਾਪਾ ਆ ਜਾਵੇਗਾ। 
(ਤੂੰ) ਇਸ ਸਮੇਂ ਨੂੰ ਯਾਦ ਕਰ ਕੇ, (ਸਮਾਂ ਬੀਤ ਜਾਣ ਤੇ) ਬਹੁਤ _ਪਛਤਾਏਂਗੀ।੧੬। 


ਪ੍ਰਥਮ ਕਹੀ ਮੇਰੀ ਜੋ _ਕਰੈ। ਤਿਹ ਪਾਛੈ ਮੁਹਿ ਸਾਥ ਬਿਹਰੈ। 
ਬਚਨ _ਦੀਜਿਐ ਮੇਰੋ ਹਾਥਾ। ਤੋਂ ਸੈ ਮਾਨੋ ਬਚ ਤੌ _ਨਾਥਾ। ੧੭। 


%7ੜਲ਼ 
ਪ੍ਰਿਥਮ ਤ੍ਰਿਯਾ ਕੋ ਦੋਖ _ਛਿਮਾਪਨ _ਕੀਜਿਯੈ। 
ਤਿਹ ਪਾਛੇ ਮੋਰਾ ਮਨ ਨ੍ਰਿਪਬਰ _ਲੀਜਿਯੈ। 
ਦੋਖ _ਛਿਮਾਪਨ ਕੀਨ ਬਚਨ _ਤ੍ਰਿਯ _ਕੋ_ਤਬੈ। 
ਹੋ ਸੁਨੇ ਸੰਨ੍ਯਾਸਿਨਿ ਬੈਨ _ਸੂਵਨ ਭੀਤਰ _ਜਬੈ। _੧੮। 


ਚੱਧਾਣ? 
ਏਕ ਦਿਵਸ ਤ੍ਰਿਯ ਕੇ ਗ੍ਰਿਹ ਆਵੈ। ਦੁਤਿਯ ਦਿਵਸ ਤਾ ਕੇ ਘਰ ਜਾਵੈ। 
ਰਾਨੀ ਭੇਸ ਸੰਨ੍ਯਾਸਿਨਿ _ਧਰੈ। _ਕਾਮ ਭੋਗ ਰਾਜਾ ਤਨ _ਕਰੈ। _੧੯। 


ਤਿਹ ਨ੍ਰਿਪ ਦੁਤਿਯ ਨਾਰਿ ਕਰਿ ਜਾਨੈ। ਭੇਦ ਅਭੇਦ ਨ ਮੂੜ੍ਹ _ਪਛਾਨੈ। 
ਇਸਤ੍ਰੀ ਚਰਿਤ੍ਰ ਨਹੀ ਲਖਿ ਪਾਵੈ। _ਨਿਤਪ੍ਰਤਿ _ਅਪਨੋ ਮੂੰਡ ਮੁੰਡਾਵੈ। ੨0। _੧। 


/ਏੱਤਾ ਹੀ ਗਾਠਤ੍ ੫ਲ੍ਯਾਨੇ /ਤੇਯਾ ਲਾੜੇ ਅੰਤਾਂ ਭੂਪ ਸੰਠਾਦੇ ਤੀਨ ਐਂ ਤੀਨ ਲਾਠਤੂ ਅਆਪਤਮਆ 
ਗਤ ਨਭ# ਸ੍ਤ/ ੨6੩੪ ੫੮86/ %ਠਲੂੰ/ 
ਦੱਪਲ? 
ਬਿਧੀ ਸੈਨ ਰਾਜਾ ਇਕ ਸੂਰੋ। ਤੇਗ ਦੇਗ ਦੁਹੂੰਅਨਿ ਕਰਿ ਪੂਰੋ। 
ਤੇਜਵਾਨ _ਦੁਤਿਵਾਨ ਅਤੁਲ _ਬਲ। _ਅਰਿ _ਅਨੇਕ _ਜੀਤੇ ਜਿਨ _ਦਲਿ ਮਲਿ। ੧। 


ਬਿਧ੍ਯ ਮਤੀ ਦੁਹਿਤਾ ਇਕ ਤਾ ਕੇ। ਨਰੀ ਨਾਗਨੀ ਸਮ ਨਹਿ ਜਾ ਕੇ। 
ਅਪੁਮਾਨ _ਤਿਹ ਸੇਜ _ਸੁਹਾਵੈ। ਰਵਿ ਸਸਿ ਰੋਜ _ਬਿਲੋਕਨ ਆਵੈ। _੨। 


ਤਾ ਕੋ ਲਗਿਯੋ ਏਕ ਸੰਗ ਨੇਹਾ। ਜ੍ਯੋ ਸਾਵਨ ਕੋ __ਬਰਿਸਤ ਮੇਹਾ। 
ਚਤੁਰ _ਕੁਅਰ ਤਿਹ ਨਾਮ _ਭਨਿਜੈ। ਕਵਨ ਪੁਰਖ _ਪਟਤਰ ਤਿਹ _ਦਿਜੈ। ੩। 


ਬਿਧ੍ਯਾ ਦੇਈ ਇਕ ਦਿਨ ਰਸਿ ਕੈ। ਬੋਲਿ ਲਿਯਾ ਪ੍ਰੀਤਮ ਕਹ _ਕਸਿ _ਕੈ। 
ਕਾਮ ਭੋਗ ਤਿਹ ਸਾਥ _ਕਮਾਯੋ। _ਤਰੁਨੀ ਤਰੁਨ ਅਧਿਕ ਸੁਖ _ਪਾਯੋ। _੪। 
ਬਿਧੀ ਸੈਨ ਸੌ ਕਿਨਹਿ ਜਤਾਈ। ਤੋਰਿ ਸੁਤਾ ਗ੍ਰਿਹ ਜਾਰ _ਬੁਲਾਈ। 

ਕਾਮ ਭੋਗ ਤਿਹ ਸਾਥ ਕਰਤ ਹੈ। ਤੋਂ ਤੇ ਨ੍ਰਿਪ ਨਹਿ ਨੈਕੁ ਡਰਤ ਹੈ। ੫। 


ਤਬ ਨ੍ਰਿਪ ਸਾਥ ਤਿਸੀ ਕੋ ਲੈ ਕੈ। ਜਾਤ ਭਯੋ ਤਹ ਅਧਿਕ ਰਿਸੈ ਕੈ। 
ਬਿਧ੍ਯਾ ਮਤੀ ਜਬੈ ਸੁਨਿ ਪਾਈ। ਮੀਤ ਸਹਿਤ ਜਿਯ ਮੈ ਡਰ ਪਾਈ। ੬। 


ਚਰਿਤ੍ਰ ਪਾਖਿਆਨ ੩੬੯ 


ਜੱਪਣਾ 

(ਰਾਣੀ ਨੇ ਕਿਹਾ--) ਜੇ (ਤੁਸੀਂ) ਪਹਿਲਾਂ ਮੇਰੀ ਕਹੀ ਗੱਲ ਨੂੰ ਮੰਨੋ, ਉਸ ਪਿਛੋਂ ਮੇਰੇ 
ਨਾਲ _ਰਮਣ ਕਰੋਂ। ਪਹਿਲਾਂ ਮੈਨੂੰ _ਹੌਥ _ਨਾਲ ਬਚਨ _ਦਿਓ। ਹੇ ਨਾਥ! ਤਦ ਮੈਂ ਤੁਹਾਡਾ ਬਚਨ 
ਮੰਨਾਂਗੀ।੧੭। 
੭%#ਤਾਲ 


ਪਹਿਲਾਂ (ਆਪਣੀ) ਇਸਤਰੀ ਦਾ ਦੋਸ਼ ਖਿਮਾ ਕਰ _ਦਿਓ। ਹੇ ਸੇਂਸ਼ਠ ਰਾਜੇ! ਉਸ ਪਿਛੋਂ 
ਮੇਰਾ ਮਨ ਲੈ ਲੈਣਾ। (ਰਾਜੇ ਨੇ) ਤਦ ਇਸਤਰੀ ਦੇ ਦੋਸ਼ ਨੂੰ ਖਿਮਾ ਕਰਨ ਦਾ ਬਚਨ ਦਿੱਤਾ। 
ਜਦ _ਸੈਨਿਆਸਣ ਨੇ ਆਪਣੇ ਕੰਨਾਂ ਨਾਲ _ਸੁਣਿਆ।੧੮। 


ਚੱਪਲਾਂ 

(ਹੁਣ ਰਾਜਾ) ਇਕ ਦਿਨ (ਪਹਿਲੀ) ਰਾਣੀ ਦੇ ਘਰ ਆਂਦਾ ਅਤੇ ਦੂਜੇ ਦਿਨ ਉਸ 
(ਸੈਨਿਆਸਣ ਬਣੀ) ਇਸਤਰੀ ਦੇ _ਘਰ ਜਾਂਦਾ। ਰਾਣੀ ਸੈਨਿਆਸਣ ਦਾ ਭੇਸ ਕੇ 
ਨਾਲ ਕਾਮ ਭੋਗ ਕਰਦੀ।੧੯। 

ਉਸ ਨੂੰ ਰਾਜਾ ਦੂਜੀ ਇਸਤਰੀ ਕਰ ਕੇ ਸਮਝਦਾ ਸੀ। (ਉਹ) ਮੂਰਖ ਭੇਦ ਅਭੇਦ ਨੂੰ 


ਨਹੀਂ ਸਮਝਦਾ ਸੀ। (ਉਹ) ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝ ਰਿਹਾ ਸੀ ਅਤੇ (ਰਾਜਾ) 
ਨਿੱਤ ਆਪਣਾ ਸਿਰ ਮੁੰਨਵਾਉਂਦਾ ਸੀ _(ਭਾਵ--ਠਗਿਆ ਜਾਂਦਾ ਸੀ)।੨0। 

/ਏਥੋਂ ਨੰ ਗਰੈਤ੍ਰੰਪ/#ਆਨ ਦੇ ਤੁਆ ਗਾਰੇਤੂ ਦੇ ੭ ਭੂਪ ਸੰਭਾਦ ਦੇ ੩/=ਵੇ' ਗਰੇਤਹ ਦੀ ਸਪਤ 

ਨਾ ਲਭ _ਹੰ/ _=6੨/ ੪੮੪6/ ਚਲਟਾ/ 

ਚੱਪਣਾ 

ਬਿਧੀ ਸੈਨ ਨਾਂ ਦਾ ਇਕ ਸੂਰਮਾ ਰਾਜਾ _ਸੀ_ਜੋ ਦੇਗ ਅਤੇ ਤੇਗ ਦੋਹਾਂ ਵਿਚ ਨਿਪੁਣ 
ਸੀ। (ਉਹ) ਤੇਜਵਾਨ, ਸੁੰਦਰ ਅਤੇ _ਅਤੁਲ ਬਲ _ਵਾਲਾ _ਸੀ। ਉਸ ਨੇ ਅਨੇਕ ਵੈਰੀ ਦਰੜ ਕੇ 
ਜਿਤ ਲਏ _ਸਨ।੧। 

ਬਿਧ੍ਯ ਮਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ ਜਿਸ ਦੇ ਸਮਾਨ (ਕੋਈ) ਨਰੀ ਜਾਂ 
ਨਾਗਨੀ ਨਹੀਂ __ਸੀ। _ਉਸ ਦੀ ਸੇਜ ਬਹੁਤ ਅਧਿਕ ਸੁਹਾਵਣੀ ਸੀ (ਜਿਸ ਨੂੰ) ਚੰਦੂਮਾ ਅਤੇ 
ਸੂਰਜ ਰੋਜ਼ _ਵੇਖਣ ਆਉਂਦੇ _ਸਨ।੨। 

ਉਸ ਦਾ ਇਕ ਨਾਲ ਪਿਆਰ ਹੋ ਗਿਆ, ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਵਰ੍ਹਦਾ 
ਹੈ। ਉਸ ਦਾ ਨਾਂ ਚਤੁਰ ਕੁਮਾਰ ਕਿਹਾ ਜਾਂਦਾ ਸੀ। ਉਸ ਦੀ ਕਿਸ ਪੁਰਸ਼ ਨਾਲ ਤੁਲਨਾ 
ਦਿੱਤੀ ਜਾ _ਸਕਦੀ ਹੈ? (ਭਾਵ! ਨਹੀਂ ਦਿੱਤੀ ਜਾ _ਸਕਦੀ।੩। 

ਬਿਧ੍ਯਾ ਦੇਈ ਨੇ ਇਕ ਦਿਨ ਪ੍ਰਸੰਨਤਾ ਪੂਰਵਕ ਪ੍ਰੀਤਮ ਨੂੰ ਜ਼ਬਰਦਸਤੀ ਬੁਲਾ _ਲਿਆ। 
ਉਸ ਨਾਲ ਕਾਮ ਭੋਗ _ਕੀਤਾ। ਇਸਤਰੀ ਅਤੇ ਪੁਰਸ਼ ਦੋਹਾਂ ਨੇ ਬਹੁਤ _ਸੁਖ ਪ੍ਰਾਪਤ _ਕੀਤਾ।੪। 

ਕਿਸੇ ਨੇ ਬਿਧੀ ਸੈਨ ਨੂੰ ਦਸ ਦਿੱਤਾ ਕਿ ਤੇਰੀ ਪੁੱਤਰੀ ਨੇ ਘਰ ਵਿਚ ਯਾਰ ਨੂੰ 


ਬੁਲਾਇਆ ਹੋਇਆ ਹੈ। ਉਸ ਨਾਲ ਕਾਮ ਭੋਗ ਕਰਦੀ ਹੈ ਅਤੇ ਹੋ ਰਾਜਨ! ਤੋਰੇ ਤੋਂ 
ਬਿਲਕੁਲ ਨਹੀਂ ਡਰਦੀ _ਹੈ।੫। 
ਤਦ ਰਾਜਾ ਉਸੇ ਨੂੰ ਨਾਲ ਲੈ ਕੇ ਅਤੇ ਰੋਹ ਵਿਚ ਆ ਕੇ ਉਧਰ ਵਲ ਤੁਰ ਪਿਆ। 


ਜਦ _ਬਿਧ੍ਯਾ _ਮਤੀ ਨੇ ਸੁਣਿਆ, (ਤਦ) ਮਿਤਰ ਸਹਿਤ ਮਨ _ਵਿਚ _ਬਹੁਤ ਡਰ _ਗਈ।੬। 


੩੭0 


ਸੀ _ਦਸਮ-ਗ੍ਰੰਥ _ਸਾਹਿਬ 


ਖੋਦਿ ਛਾਤ ਦ੍ਰੈ ਛੇਦ ਸਵਾਰੇ। ਜਿਹ ਆਵਤ ਵੈ ਰਾਹ ਬਿਚਾਰੇ। 
ਤਿਹ ਮਗ ਹ੍ਹੈ ਬ਼ਿਸਟਾ ਦੁਹੂੰ _ਕਰਾ। ਦੂਤ ਸਹਿਤ ਨ੍ਰਿਪ ਕੇ ਸਿਰ ਪਰਾ। ੭। 


ਅੰਧ ਗਏ ਹ੍ਹੈ ਸੂਝ ਨ ਆਯੋ। _ਤਿਸੀ ਪੈਡ ਗ੍ਰਿਹਿ ਜਾਰ ਪਠਾਯੋ। 


ਰਾਜਾ ਭੇਦ ਅਭੇਦ ਨ ਲਹਾ। ਦੁਹਿਤਾ ਕਾਮ ਕੈ ਗਈ ਕਹਾ। ੮। 


ਬਿਸਟਾ ਰਹੀ ਦੁਹੂੰ ਕੇ ਲਗਿ ਕੈ। ਸੁ ਘਰ ਗਯੋ ਤਿਹ ਕੇ ਸਿਰ ਹਗਿ ਕੈ। 
ਘਰੀਕ _ਲਗੀ _ਧੋਵਤੇ _ਬਦਨਨ। _ਬਹੁਰਿ _ਗਏ _ਦੁਹਿਤਾ ਕੈ _ਸਦਨਨ। ੯। 


ਤਹਾ ਜਾਇ ਜੋ ਨ੍ਰਿਪਤਿ ਨਿਹਰਾ। ਜਾਰ ਵਾਰ ਕਛੂ _ਦਿਸਟਿ ਨ ਪਰਾ। 


ਤਬ ਨ੍ਰਿਪ ਉਲਟਿ ਤਿਸੀ ਕੋ _ਮਰਿਯੋ। _ਬਿਸਟਾ ਪ੍ਰਥਮ ਜਾਹਿ ਸਿਰ _ਪਰਿਯੋ। _੧0। 


ਇਹ ਛਲ ਸੋ ਤ੍ਰਿਯ ਪਿਯਹਿ ਉਬਾਰਿਯੋ। ਤਿਨ ਕੇ ਮੁਖ ਬਿਸਟਾ ਕੌ _ਡਾਰਿਯੋ। 
ਭਲਾ ਬੁਰਾ _ਭੂਪਤਿ ਨ ਬਿਚਾਰਾ। ਭੇਦ _ਦਾਇਕਹਿ _ਪਕਰਿ _ਪਛਾਰਾ। _੧੧। ੧। 


/ਏੱਤਾ ਡਾ ਲਾਰੇੜ੍ਹ ਖਲੂਯਾਨੋ /ਤਰਯਾ ਲਾਰੇਤ੍ਰੇਂ ਅੰ ਭੂਪ ਅੰਭਾਦੇ ਤਨ ਐਂ ਲਾਰ ਲਾਠਤ੍ਹ ਸਮਾਪਤਮ 


ਡਾ ਨਭਨ ਡੁ/ _੨606/ ੫੮੫੧/ ਆਫਲੰ/ 


ਦੱਪਲ? 
ਤ੍ਰਿਪੁਰਾ ਸਹਰ ਬਸਤ ਹੈ ਜਹਾ। ਤ੍ਰਿਪੁਰ ਪਾਲ ਰਾਜਾ _ਥੋਂ_ਤਹਾ। 
ਤ੍ਰਿਪੁਰ ਮਤੀ ਤਾ ਕੀ ਬਰ ਨਾਰੀ। ਕਨਕ _ਅਵਟਿ _ਸਾਂਚੇ ਜਨੁ _ਢਾਰੀ। ੧। 


ਫੂਲ ਮਤੀ ਦੂਸਰਿ ਤਿਹ ਸਵਤਿਨਿ। ਜਨੁ _ਤਿਹ ਹੁਤਾ ਆਖਿ ਮੈ ਸੋ ਕਨਿ। 


ਤਾ ਸੋ ਤਾਹਿ ਸਿਪਰਧਾ ਰਹੈ। ਚਿਤ ਭੀਤਰ ਮੁਖ ਤੇ ਨਹਿ ਕਹੈ। ੨। 


ਤ੍ਰਿਪੁਰਾ ਮਤੀ ਏਕ _ਦਿਜ ਊਪਰ। _ਅਟਕੀ ਰਹੈ ਅਧਿਕ ਹੀ ਚਿਤ _ਕਰਿ। 
ਰੈਨਿ ਦਿਵਸ ਗ੍ਰਿਹ ਤਾਹਿ ਬੁਲਾਵੇ। ਕਾਮ ਕੇਲ ਰੁਚਿ _ਮਾਨ ਮਚਾਵੈ। ੩। 


ਏਕ ਨਾਰਿ ਤਿਨ ਬੋਲਿ ਪਠਾਈ। ਅਧਿਕ _ਦਰਬ ਦੈ ਐਸਿ _ਸਿਖਾਈ। 
ਜਬ ਹੀ ਜਾਇ ਪ੍ਰਜਾ ਸਭ _ਸੋਈ। ਊਚ ਸਬਦ _ਉਠਿਯਹੁ ਤਬ ਰੋਈ। ੪। 


ਯੌ ਕਹਿ ਜਾਇ ਨ੍ਰਿਪਤਿ ਤਨ ਸੋਈ। ਆਧੀ ਰਾਤਿ ਅੰਧੇਰੀ ਹੋਈ। 


ਅਧਿਕ ਦੁਖਿਤ ਹ੍ਹੈ ਨਾਰਿ ਪੁਕਾਰੀ। ਨ੍ਰਿਪ ਕੇ ਪਰੀ ਕਾਨ ਧੁਨਿ ਭਾਰੀ। ੫। 


ਰਾਣੀ ਲਈ ਸੰਗ ਅਪਨੇ _ਕਰਿ। ਹਾਥ ਬਿਖੈ ਅਪਨੇ ਅਸ ਕੌ ਧਰਿ। 
ਦੋਊ ਚਲਿ ਤੀਰ ਤਵਨ ਕੇ ਗਏ। ਇਹ ਬਿਧਿ ਸੋ ਪੂਛਤ ਤਿਹ ਭਏ। ੬। 


ਚਰਿਤ੍ਰ ਪਾਖਿਆਨ ੩੭੧ 


(ਉਸ ਨੇ) ਛਤ ਨੂੰ ਪੁਟ ਕੇ ਦੋ ਮਘੋਰੇ ਕੀਤੇ, ਜਿਸ ਪਾਸੇ ਤੋਂ ਉਨ੍ਹਾਂ ਨੂੰ ਆਉਂਦਿਆਂ 
ਵਿਚਾਰਿਆ ਸੀ (ਭਾਵ ਆਉਂਦੇ ਵੇਖੋ _ਸਨ)। ਉਨ੍ਹਾਂ _(ਮਘੋਰਿਆਂ ਰਾਹੀਂ) ਦੋਹਾਂ ਨੇ _ਵਿਸ਼ਟਾ 
ਕੀਤਾ। (ਜੋ) ਦੂਤ _ਸਮੇਤ ਰਾਜੇ ਦੇ ਸਿਰ ਉਤੇ _ਪਿਆ।੭। 

(ਉਹ ਦੋਵੇਂ) ਅੰਨ੍ਹੇ ਹੋ ਗਏ ਅਤੇ ਕੁਝ ਵੀ ਵੇਖ ਨ ਸਕੇ। ਉਸੇ ਰਸਤੇ ਦੁਆਰਾ ਯਾਰ 
ਨੂੰ ਘਰ ਪਹੁੰਚਾ _ਦਿੱਤਾ। ਰਾਜਾ _ਭੇਦ ਅਭੇਦ _ਕੁਝ ਨ _ਸਮਝ _ਸਕਿਆ। (ਸੋਚਣ ਲਗਿਆ) 
ਪੁੱਤਰੀ ਕਿਸੇ ਕੰਮ ਲਈ _ਕਿਤੇ ਗਈ ਹੈ। _(ਅਰਥਾਂਤਰ--ਪੁੰਤਰੀ _ਕਾਮ-ਕ੍ਰੀੜਾ ਕਰ ਕੇ ਕਿਥੇ 
ਗਈ ਹੈ)।੮। 

ਵਿਸ਼ਟਾ ਦੋਹਾਂ (ਦੇ ਸਿਰ ਉਤੇ) ਲਗ _ਗਿਆ। ਉਹ ਵਿਅਕਤੀ ਦੋਹਾਂ ਦੇ ਸਿਰ ਉਤੇ 
ਹਗ ਕੇ ਚਲਾ ਗਿਆ। (ਉਨ੍ਹਾਂ ) ਮੂੰਹ ਸਿਰ ਧੋਣ ਤੇ ਇਕ ਘੜੀ ਲਗ _ਗਈ। _ਇਸ ਤੋਂ 
ਬਾਦ (ਉਹ) ਪੁੱਤਰੀ ਦੇ ਘਰ ਗਏ।੯। 

ਉਥੇ ਜਾ ਕੇ ਜੋ ਰਾਜੇ ਨੇ ਵੇਖਿਆ ਤਾਂ ਕੋਈ ਯਾਰ ਵਾਰ ਨਜ਼ਰ ਨ _ਪਿਆ। ਤਦ ਰਾਜੇ 
ਨੇ ਉਲਟਾ ਉਸੇ (ਵਿਅਕਤੀ) ਨੂੰ ਮਾਰ ਦਿੱਤਾ ਜਿਸ ਦੇ ਸਿਰ ਉਤੇ ਪਹਿਲਾਂ _ਵਿਸ਼ਟਾ ਪਿਆ 
ਸੀ।੧0। 

ਇਸ ਛਲ ਨਾਲ ਇਸਤਰੀ ਨੇ ਪ੍ਰੀਤਮ ਨੂੰ ਬਚਾ ਲਿਆ ਅਤੇ ਉਨ੍ਹਾਂ ਦੇ ਮੂੰਹ ਤੇ ਵਿਸ਼ਟਾ 
ਸੁਟਿਆ। ਰਾਜੇ ਨੇ ਮਾੜਾ ਚੰਗਾ ਕੁਝ ਨ ਸੋਚਿਆ ਅਤੇ ਭੇਦ ਦੇਣ ਵਾਲੇ ਨੂੰ ਹੀ ਪਕੜ ਕੇ 
ਪਛਾੜ ਦਿੱਤਾ।੧੧। 

/ਏਥੇਂ ਸੰ ਗੰਰੇਤੁੱਪ/ਮਆਨ ਦੇ ਤੁਆ ਗੰਰੇੜ ਦੇ ਮੰਤ ਭੂਪ ਸੰਭਾਦ ਦੇ ੩08ਵੇ' ਗਰੇਤੂ ਦੀ ਸਪਤ 

ਨਭ ਲਭ _ਹੰ/ __=66/ ੫੮੫5/ ਜਲਦਾ/ 


ਨੂ 
ਨੂ 


ਚੱਪਲਾਂ 


ਤੁਪੁਰ ਪਾਲ ਨਾਂ ਦਾ (ਇਕ) ਰਾਜਾ ਸੀ। 
ਮਾਨੋ ਸੋਨੇ ਨੂੰ ਪੰਘਾਰ ਕੇ _ਸੈਚੇ ਵਿਚ _ਢਾਲੀ 


ਕੀ 
ਰਹ 
ਰੰ 
( 
੫ % 
ਰੰ 


ਗਈ ਹੋਵੇ।੧। 


ਦੂਜੀ ਫੂਲ ਮਤੀ ਉਸ ਦੀ ਸੌਂਕਣ ਸੀ, ਮਾਨੋ ਉਸ ਦੀ ਔਖ ਵਿਚ _ਕਿਣਕਾ ਹੋਵੇ। ਉਸ 
ਦੇ ਚਿਤ ਵਿਚ ਉਸ ਨਾਲ ਈਰਖਾ ਰਹਿੰਦੀ ਸੀ, ਪਰ ਮੁਖ ਤੋਂ ਕੁਝ ਨਹੀਂ ਕਹਿੰਦੀ ਸੀ।੨। 

ਤ੍ਰਿਪੁਰਾ ਮਤੀ ਇਕ ਬ੍ਰਾਹਮਣ ਉਪਰ _ਮਨੋ _ਤਨੋ ਬਹੁਤ ਮੋਹਿਤ ਸੀ। ਰਾਤ ਦਿਨ ਉਸ 
ਨੂੰ ਘਰ ਬੁਲਾਉਂਦੀ ਸੀ ਅਤੇ _ਉਸ _ਨਾਲ ਰੁਚੀ ਪੂਰਵਕ _ਕਾਮ-ਕ੍ਰੀੜਾ ਕਰਦੀ _ਸੀ।੩। 

ਉਸ ਨੇ ਇਕ ਇਸਤਰੀ ਨੂੰ ਬੁਲਵਾਇਆ ਅਤੇ ਬਹੁਤ ਧਨ ਦੇ ਕੇ ਇਸ ਤਰ੍ਹਾਂ ਸਿਖਾਇਆ 
ਕਿ ਜਦੋਂ ਸਾਰੀ ਪੂਜਾ ਸੌਂ ਜਾਏ ਤਾਂ ਉੱਚੀ ਆਵਾਜ਼ ਵਿਚ ਰੋਣ ਲਗ _ਜਾਈਂ।੪। 

(ਰਾਣੀ) ਇਹ ਕਹਿ ਕੇ ਰਾਜੇ ਕੋਲ ਜਾ ਕੇ ਸੌਂ ਗਈ। ਜਦ ਔਧੀ ਹਨੇਰੀ ਰਾਤ ਹੋ 
ਗਈ ਤਾਂ ਬਹੁਤ ਦੁਖੀ ਅਵਸਥਾ _ਵਿਚ _ਉਸ ਇਸਤਰੀ ਨੇ ਰੋਣਾ ਧੋਣਾ ਸ਼ੁਰੂ _ਕਰ _ਦਿੱਤਾ। 
(ਉਹ) ਉੱਚੀ ਆਵਾਜ਼ ਰਾਜੇ ਦੇ ਕੰਨ ਵਿਚ ਵੀ ਪਈ।੫। 


ਰਾਜੇ ਨੇ ਹੱਥ ਵਿਚ ਤਲਵਾਰ _ਧਾਰਨ _ਕਰ _ਕੇ ਰਾਣੀ ਨੂੰ ਆਪਣੇ ਨਾਲ ਲੈ _ਲਿਆ। 
ਦੋਵੇਂ ਚਲ ਕੇ ਉਸ ਕੋਲ ਗਏ ਅਤੇ ਉਸ ਨੂੰ ਇਸ ਤਰ੍ਹਾਂ ਪੁਛਣ ਲਗੇ।੬। 


੩੭੨ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਕੋ ਹੈ ਰੀ ਤੂ ਰੋਤ ਕ੍ਯੋ ਕਹਾ ਲਗਿਯੋ ਦੁਖ ਤੋਹਿ। 
ਮਾਰਤ ਹੋ ਨਹਿ _ਠੌਰ ਤੁਹਿ ਸਾਚ ਬਤਾਵਹੁ _ਮੋਹਿ। ੭। 


ਚੱਪਣਾ 
ਮੁਹਿ ਅਰਬਲਾ ਨ੍ਰਿਪਤਿ _ਕੀ _ਜਾਨਹੁ। _ਭੂਪਤਿ _ਭੋਰ _ਕਾਲ _ਪਹਿਚਾਨਹੁ। 
ਤਾ ਤੇ ਮੈ ਰੋਵਤ ਦੁਖਿਯਾਰੀ। ਸਭੈ ਬਿਛੂਰਿ ਹੈ ਨਿਸੁਪਤਿ ਪ੍ਯਾਰੀ। ੮। 


ਕਿਹ ਬਿਧਿ _ਬਚੈ ਨ੍ਰਿਪਤਿ ਕੇ _ਪ੍ਰਾਨਾ। ਪ੍ਰਾਤ _ਕੀਜਿਯੈ ਸੋਈ _ਬਿਧਾਨਾ। 
ਤਹ ਤ੍ਰਿਯ ਕਹਿਯੋ ਕ੍ਰਿਯਾ ਇਕ ਕਰੈ। ਤਬ ਮਰਬੇ ਤੇ ਨ੍ਰਿਪਤਿ ਉਬਰੈ। ੯। 


ਤ੍ਰਿਪੁਰ ਮਤੀ ਦਿਜਬਰ ਕਹ ਦੇਹੂ। _ਡੋਰੀ ਨਿਜੁ ਕਾਂਧੇ ਕਰਿ ਲੇਹੂ। 
ਦਰਬ ਸਹਿਤ ਤਿਹ ਗ੍ਰਿਹਿ ਪਹੁਚਾਵੈ। ਤਬ ਨ੍ਰਿਪ ਨਿਕਟ ਕਾਲ ਨਹਿ ਆਵੈ। 


ਫੂਲਿ ਦੇਇ ਜੁ ਦੁਤਿਯ ਤ੍ਰਿਯ ਘਰ ਮੈ। ਤਿਹ ਦੇਵੈ ਚੰਡਾਰਹਿ ਕਰ ਮੈ। 
ਤ੍ਰਿਪੁਰ ਮਤੀ ਕਹ ਗ੍ਰਿਹ ਨ ਬੁਲਾਵੈ। ਤਾ ਕੌ ਫੇਰਿ ਨ ਬਦਨ ਦਿਖਾਵੈ। ੧੧। 


ਦੰਹਾਰਾ 
ਪ੍ਰਾਤ ਆਇ ਅਪਨੇ ਸਦਨ ਵਹੈ _ਕ੍ਰਿਯਾ ਨ੍ਰਿਪ _ਕੀਨ। 
ਇਕ ਰਾਨੀ _ਦਿਜਬਰ _ਦਈ _ਦੁਤਿਯ _ਚੰਡਾਰਹਿ _ਦੀਨ। _੧੨। 
ਭੇਦ ਅਭੇਦ ਤ੍ਰਿਯਾਨ ਕੇ ਮੂਢ ਨ ਸਕਿਯੋ _ਬਿਚਾਰਿ। 
ਦਈ ਦੋਊ ਤ੍ਰਿਯ ਪੁੰਨ੍ਯ ਕਰਿ _ਜਿਯ ਕੋ_ਤ੍ਰਾਸ _ਨਿਵਾਰ। _੧੩। ੧। 


/ਏਤਾ ਨੰ ਗਾਹੇਤ੍ਹ ਪਲੂਯਾਨੋ ਯਾ ਗਾਰੜ੍ਹੇ ਮਹ ਭੂ ਨੰਭਾਏ ਤੀਨਿ ਸੈਂ ਪਾਲ ਲਾੰਠਤੂ ਸਆਖਤਮਆ 


ਡਾ ਨਨ ਡੁ/ _੨60੫/ ੫੮੬£/ ਅਫਲੰ/ 


ਦੱਪਲ? 
ਬਹੜਾਇਚਿ ਕੋ ਦੇਸ ਬਸਤ _ਜਹ। ਧੁੰਧ ਪਾਲ ਨ੍ਰਿਪ ਬਸਤ ਹੋਤ __ਤਹ। 
ਦੁੰਦਬ ਦੇ ਤਾ ਕੇ ਘਰ ਰਾਨੀ। ਜਾ ਕੀ ਸਮ ਸੁੰਦਰ ਨ ਸਕ੍ਰਾਨੀ। ੧। 


ਤਹਿਕ _ਸੁਲਛਨ ਰਾਇ _ਬਖਨਿਯਤ। _ਛਤ੍ਰੀ ਕੋ ਤਿਹ ਪੂਤ _ਪ੍ਰਮਨਿਯਤ। 
ਤਾ ਕੇ ਤਨ ਸੁੰਦਰਤਾ ਘਨੀ। ਮੋਰ ਬਦਨ ਤੇ ਜਾਤਿ ਨ ਭਨੀ। ੨। 


ਤਾ ਸੌ ਬਧੀ ਕੁਅਰਿ ਕੀ ਪ੍ਰੀਤਾ। ਜੈਸੀ _ਭਾਤਿ ਰਾਮ ਸੋ ਸੀਤਾ। 
ਰੈਨਿ ਦਿਵਸ ਤਿਹ ਬੋਲਿ ਪਠਾਵੈ। _ਸੰਕ ਤ੍ਯਾਗ ਤ੍ਰਿਯ _ਭੋਗ _ਮਚਾਵੈ। _੩। 


ਇਕ ਦਿਨ ਖਬਰਿ ਨ੍ਿਪਤਿ ਕਹ _ਭਈ। ਭੇਦੀ ਕਿਨਹਿ ਬ੍ਰਿਥਾ ਕਹਿ ਦਈ। 


ਅਧਿਕ ਕੋਪ ਕਰਿ ਗਯੋ ਨ੍ਰਿਪਤਿ ਤਹ। ਭੋਗਤ ਹੁਤੀ ਜਾਰ ਕਹ ਤ੍ਰਿਯ ਜਹ। ੪। 


ਚਰਿਤ੍ਰ ਪਾਖਿਆਨ ੩੭੩ 
ਦੰਹਰਾ” 

ਓਏ! ਤੂੰ ਕੌਣ ਹੈਂ? ਕਿਉਂ ਰੋ ਰਹੀਂ ਹੈਂ? ਤੈਨੂੰ ਕੀ ਦੁਖ ਲਗਾ ਹੈ? ਮੈਨੂੰ ਸਚ _ਦਸ, 
ਨਹੀਂ_ ਤਾਂ ਤੈਨੂੰ ਇਸ ਥਾਂ ਮਾਰਦਾ _ਹਾਂ।੭। 
ਚੱਪਾਣ 

(ਇਸਤਰੀ ਕਹਿਣ _ਲਗੀ--) ਤੁਸੀਂ ਮੈਨੂੰ ਰਾਜੇ _ਦੀ ਉਮਰ _ਸਮਝੋ। _ਰਾਜੇ ਲਈ ਸਵੇਰ 
ਕਾਲ ਸਮਾਨ ਸਮਝੋ। ਇਸ ਲਈ ਮੈਂ ਦੁਖਿਆਰੀ ਰੋ ਰਹੀ _ਹਾਂ। ਸਾਰੀਆਂ ਪਿਆਰੀਆਂ (ਰਾਣੀਆਂ) 
ਚੰਦੂਮਾ (ਵਰਗੇ ਰਾਜੇ _ਤੋਂ) ਵਿਛੜ _ਜਾਣਗੀਆਂ।੮। 

ਕਿਸੇ ਤਰ੍ਹਾਂ ਰਾਜੇ ਦੇ ਪ੍ਰਾਣ ਬਚ _ਜਾਣ, ਸਵੇਰੇ _ਉਹੀ ਵਿਵਸਥਾ _ਕੀਤੀ _ਜਾਏ। _ਉਸ 
ਇਸਤਰੀ ਨੇ ਕਿਹਾ ਕਿ ਇਕ ਕੰਮ ਕਰੋਂ। ਤਦ ਰਾਜਾ ਮਰਨ ਤੋਂ ਬਚ ਸਕਦਾ ਹੈ।੯। 


ਤ੍ਰਿਪੁਰ ਮਤੀ ਬ੍ਰਾਮਹਣ ਨੂੰ ਦੇ ਦਿਓ ਅਤੇ ਡੋਲੀ ਨੂੰ ਆਪਣੇ ਮੋਢੇ ਉਤੇ ਚੁਕ _ਲਵੋ। 


ਧਨ ਸਹਿਤ ਉਸ (ਬ੍ਰਾਹਮਣ) ਦੇ ਘਰ ਪਹੁੰਚਾ ਦਿਓ ਤਦ ਰਾਜੇ ਪਾਸ ਕਾਲ ਨਹੀਂ 
ਆਈਗਾ।੧0। 

ਫੂਲਿ ਦੇਈ ਨਾਂ ਦੀ ਜੋ ਦੂਜੀ ਰਾਣੀ ਘਰ ਵਿਚ ਹੈ, ਉਸ ਨੂੰ ਚੰਡਾਲ ਦੇ ਹੱਥ ਵਿਚ ਦੇ 
ਦਿਓ। ਤ੍ਰਿਪੁਰ ਮਤੀ ਨੂੰ (ਫਿਰ) ਘਰ ਨ ਬੁਲਾਇਆ ਜਾਏ ਅਤੇ ਨ ਹੀ ਉਹ ਫਿਰ ਮੂੰਹ 
ਵਿਖਾਏ ।੧੧। 
ਦੰਹਰਾ 

ਸਵੇਰ ਵੇਲੇ ਰਾਜਾ ਆਪਣੇ ਮਹੱਲ ਵਿਚ ਆਇਆ ਅਤੇ ਉਹੀ ਕ੍ਰਿਆ _ਕੀਤੀ। ਇਕ 
ਰਾਣੀ ਬ੍ਰਾਹਮਣ ਨੂੰ ਦੇ ਦਿੱਤੀ ਅਤੇ ਦੂਜੀ ਚੰਡਾਲ ਦੇ ਹਵਾਲੇ ਕਰ _ਦਿੱਤੀ।੧੨। ਮੂਰਖ 
(ਰਾਜਾ) ਇਸਤਰੀ ਦੇ ਭੇਦ ਅਭੇਦ ਨੂੰ ਨ ਪਛਾਣ ਸਕਿਆ। ਮਨ ਦਾ ਡਰ ਦੂਰ ਕਰ ਕੇ 
(ਉਸ ਨੇ) ਦੋਵੇਂ ਇਸਤਰੀਆਂ ਪੁੰਨ-ਦਾਨ _ਕਰ _ਦਿੱਤੀਆਂ।੧੩। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰ ਭੂਪ ਸੰਝਾਦ ਦੇ ੩0%ਵੇ' ਗਾਰੇਤੂ ਦੀ ਸਪਤ 

ਭਾ ਲਭ _ਹੈ/ _=6/ ੫੮੬੪/ ਚਲਟਾ/ 

ਜੱਪਣਾ 

ਜਿਥੇ _ਬਹੜਾਇਚ ਦੇਸ _ਵਸਦਾ _ਸੀ। ਉਥੇ ਧੁੰਧ ਪਾਲ ਨਾਂ ਦਾ ਰਾਜਾ ਰਹਿੰਦਾ ਹੁੰਦਾ 
ਸੀ। ਉਸ ਦੇ ਘਰ ਦੁੰਦਬ ਦੇ (ਦੇਈ) ਨਾਂ ਦੀ ਰਾਣੀ ਸੀ ਜਿਸ ਵਰਗੀ ਸੁੰਦਰ ਇੰਦਰ ਦੀ 
ਪਤਨੀ _ਵੀ ਨਹੀਂ _ਸੀ।੧। 

ਉਥੇ ਇਕ _ਸੁਲਫ਼ਨ ਰਾਇ ਨਾਂ ਦਾ (ਕਿਸੇ) ਛਤ੍ਰੀ ਦਾ ਪੁੱਤਰ ਦਸਿਆ ਜਾਂਦਾ ਸੀ। ਉਸ 
ਦਾ ਸ਼ਰੀਰ ਬਹੁਤ ਸੁੰਦਰ ਸੀ, ਜਿਸ ਦਾ ਵਰਣਨ ਮੇਰੇ ਮੂੰਹ ਤੋਂ ਨਹੀਂ _ਹੋ_ ਸਕਦਾ।੨। 


ਉਸ ਨਾਲ ਕੁਮਾਰੀ (ਰਾਣੀ) ਦੀ ਪ੍ਰੀਤ ਵੱਧ _ਗਈ। _ਜਿਸ ਤਰ੍ਹਾਂ ਰਾਮ ਨਾਲ ਸੀਤਾ ਦੀ 
(ਪਰੀਤ) _ਸੀ। ਰਾਤ ਦਿਨ ਉਸ ਨੂੰ ਬੁਲਵਾ ਲੈਂਦੀ ਅਤੇ ਨਿਸੰਗ ਹੋ ਕੇ ਉਸ ਨਾਲ _ਕਾਮ-ਕੇਲ 
ਕਰਦੀ।੩। 

ਇਕ ਦਿਨ ਰਾਜੇ ਨੂੰ ਖਬਰ ਹੋ __ਗਈ। _ਕਿਸੇ _ਭੇਦੀ ਨੇ _ਸਾਰੀ ਬਿਰਥਾ ਦਸ _ਦਿੱਤੀ। 
ਬਹੁਤ ਕ੍ਰੋਧ _ਕਰ _ਕੇ ਰਾਜਾ _ਉਥੇ _ਚਲਾ _ਗਿਆ ਜਿਥੇ ਯਾਰ ਨਾਲ ਰਾਣੀ ਭੋਗ ਕਰ ਰਹੀ 
ਸੀ।੪। 


੩੭੪ 


ਸੀ _ਦਸਮ-ਗ੍ੂੰਥ _ਸਾਹਿਬ 


ਰਾਨੀ ਭੇਦ ਪਾਇ ਅਸ ਕੀਯਾ। _ਬਾਧਿ ਔਧ _ਸਿਹਜਾ ਤਰ ਲੀਯਾ। 
ਰਾਵ ਸਹਿਤ _ਊਪਰਹਿ _ਬਹਿਠੀ। _ਭਾਤਿ _ਭਾਤਿ ਤਨ ਹੋਇ ਇਕਠੀ। ੫। 


ਰਤਿ ਮਾਨੀ ਨ੍ਰਿਪ ਸਾਥ _ਬਨਾਈ। ਮੂਰਖ ਕੰਤ ਬਾਤ ਨਹਿ _ਪਾਈ। 
ਰੀਝਿ ਰਹਾ ਅਬਲਾ ਕਹ __ਭਜਿ ਕੈ। ਭਾਤਿ ਭਾਤਿ ਕੇ ਆਸਨ ਸਜਿ ਕੈ। ੬੧ 


ਭੋਗ _ਕਮਾਤ ਅਧਿਕ ਥਕਿ ਗਯੋ। ਸੋਵਤ ਸੇਜ _ਤਿਸੀ ਪਰ _ਭਯੋ। 
ਜੋ ਨ੍ਰਿਚੇਸਟ ਤ੍ਰਿਯ ਪਿਯ _ਲਖਿ ਪਾਯੋ। _ਜਾਰਿ _ਕਾਢਿ ਕਰਿ ਧਾਮ ਪਠਾਯੋ। _੭। 
ਦੰਹਰਾ 
ਜਾਗਿ ਖੋਜਿ ਨ੍ਰਿਪ ਘਰ _ਥਕਾ ਜਾਰ ਨ ਲਹਿਯੋ _ਨਿਕਾਰਿ। 
ਭੇਦ ਦਿਯੋ ਜਿਹ ਜਾਨ ਤਿਹ ਝੂਠੋ _ਹਨ੍ਯੋ _ਗਵਾਰ। ੮। ੧। 
/ਈਤਾ ਸੰ ਗਾਰੇਤੂ ਪਲਾਨ /ਤਰਯਾ ਯੱਰੇਤੂੰ ਮੰਤ ਡੁਪ ਸੰਝਾਦੇ ਤਨ ਐਂ ਛੇ ਯਾਰੈਤੂ ਸਆਪਤਨ 
ਗਤ ਨਭਆ ਸ੍ਤ/ ੨6੬7 ੫੮੭੨/ %ਫ੍ਹੀ/ 
ਦੱਪਲ? 
ਭੈਰੋ ਪਾਲ ਸੁਨਾ ਇਕ _ਰਾਜਾ। ਰਾਜ ਪਾਟ ਤਾ ਹੀ ਕਹ ਛਾਜਾ। 
ਚਪਲਾ _ਵਤੀ ਸੁਨੀ ਤਿਹ ਤ੍ਰਿਯ _ਬਰ। ਹੁਤੀ ਪੰਡਿਤਾ ਸਕਲ ਹੁਨਰ _ਕਰਿ। ੧। 


ਅਦੁਪਾਲ ਇਕ ਨ੍ਰਿਪਤਿ ਪਰੋਸਾ। _ਦੇਗ _ਤੇਗ _ਕੋ ਜਾਹਿ _ਭਰੋਸਾ। 
ਸੁਘਨਾ ਵਤੀ ਸੁਤਾ ਇਕ ਤਾ ਕੀ। ਰੋਸਨ ਭਯੋ ਜੋਤਿ ਸਸਿ ਵਾ ਕੀ। ੨। 


ਇਕ ਦਿਨ _ਨਿਕਸਾ ਨ੍ਰਿਪਤਿ _ਸਿਕਾਰਾ। _ਲਏ ਸ੍ਰਾਨ _ਸੀਚਾਨ _ਹਜਾਰਾ। 
ਚੀਤਾ ਔਰ _ਜਾਰਿਯਨ ਲੀਨੇ। ਸ੍ਯਾਹ _ਗੋਸ ਨਹਿ ਜਾਹਿ _ਸੁ_ਚੀਨੇ। ੩। 


ਲਗਰ _ਝਗਰ _ਜੁਰਰਾ ਅਰੁ _ਬਾਜਾ। _ਬਹਰੀ _ਕੁਹੀ _ਸਿਚਾਨ _ਸਮਾਜਾ। 
ਬਾਸੇ ਔਰ _ਬਸੀਨੈ _ਘਨੀ। _ਚਿਪਕ _ਧੂਤਿਯੈ ਜਾਹਿ ਨ _ਗਨੀ। ੪। 


ਭਾਤਿ _ਭਾਤਿ ਤਨ ਖੇਲ _ਸਿਕਾਰਾ। ਅਧਿਕ _ਮ੍ਰਿਗਿਨ ਕਹ _ਖੇਦਿ _ਪਛਾਰਾ। 
ਤਬ ਲਗਿ ਦ੍ਰਿਸਟਿ ਬਰਾਹਿਕ ਆਯੋ। _ਤਿਹ ਪਾਛੇ ਤਿਹ ਤੁਰੰਗ _ਧਵਾਯੋ। _੫। 


ਜਾਤ ਭਯੋ ਤਾਹੀ ਕੇ ਦੇਸਾ। ਹਾਕਿ _ਤੁਰੰਗ ਪਵਨ ਕੇ _ਭੇਸਾ। 
ਸੁਘਨਾ ਵਤੀ ਲਖਾ ਜਬ ਤਾ ਕੌ। ਲਯੋ ਬੁਲਾਇ ਤਹੀ ਤੇ ਵਾ ਕੌ। ੬। 


ਧੌਲਰ ਤਰ _ਕਮੰਦ ਲਰਕਾਈ। ਲਯੋ __ਤਿਸੋ _ਤਿਹ ਪੈਡ _ਚੜਾਈ। 
ਕਾਮ ਭੋਗ ਅਤਿ ਰੂਚ ਕਰਿ ਮਾਨਾ। ਭੇਦ ਦੂਸਰੇ ਮਨੁਖ ਨ _ਜਾਨਾ। _੭। 


ਚਰਿਤ੍ਰ ਪਾਖਿਆਨ ੩੭੫ 


ਰਾਣੀ ਨੇ ਪਤਾ ਲਗਣ ਤੇ ਇਸ ਤਰ੍ਹਾਂ _ਕੀਤਾ। (ਉਸ ਨੇ ਯਾਰ ਨੂੰ) ਪਲੰਘ ('ਸਿਹਜਾ”) 
ਹੇਠਾਂ ਪੁਠਾ ਬੰਨ੍ਹ _ਲਿਆ। ਰਾਜੇ ਸਹਿਤ (ਉਹ ਪਲੰਘ) ਉਪਰ _ਬੈਠ _ਗਈ ਅਤੇ ਭਾਂ 
ਦੀਆਂ ਗਲਵਕੜੀਆਂ ਪਾਣ ਲਗੀ।੫। 

ਉਸ ਨੇ ਰਾਜੇ ਨਾਲ ਚੰਗੀ ਤਰ੍ਹਾਂ _ਰਤੀ-ਕ੍ਰੀੜਾ _ਕੀਤੀ। ਮੂਰਖ ਪਤੀ ਗੱਲ ਨੂੰ ਸਮਝ ਨ 
ਸਕਿਆ। (ਉਹ) ਰਾਣੀ ਨਾਲ ਭਿੰਨ ਭਿੰਨ ਪੁਕਾਰ ਦੇ ਆਸਣ ਸਜਾ ਕੇ ਅਤੇ ਸੈਭੋਗ ਕਰ ਕੇ 
ਪ੍ਰਸੰਨ ਹੋ __ਗਿਆ।੬। 

ਭੋਗ ਕਰ ਕੇ (ਜਦ) ਬਹੁਤ ਥਕ ਗਿਆ ਤਾਂ ਉਸੇ ਸੇਜ ਉਤੇ ਸੌਂ _ਗਿਆ। ਜਦ ਰਾਣੀ 
ਨੇ ਰਾਜੇ ਨੂੰ ਬੇਸੁਧ (ਜਾਂ ਅਹਿਲ) ਵੇਖ ਲਿਆ ਤਾਂ ਯਾਰ ਨੂੰ ਕਢ ਕੇ ਘਰ ਭੇਜ ਦਿੱਤਾ।੭। 


ਦੰਹਰ” 
ਜਾਗ ਕੇ ਰਾਜਾ ਘਰ ਵਿਚ ਲਭ ਲਭ ਕੇ ਥਕ ਗਿਆ, ਪਰ ਯਾਰ ਨੂੰ (ਕਿਤੋਂ) ਕਢ ਨ 
ਸਕਿਆ। ਜਿਸ ਨੇ ਭੇਦ ਦਿੱਤਾ ਸੀ, ਉਸ ਨੂੰ ਝੂਠਾ ਜਾਣ ਕੇ ਮੂਰਖ ਰਾਜੇ ਨੇ ਮਾਰ ਦਿੱਤਾ।੮। 


/ਏਥੋ ਨੰ ਯੰਰੇਤੁੱਪ/ਮਆਨ ਦੇ ਤੰਆ ਲਾਰਤਹ ਦੇ ਆਹਾ ਭੂਪ ਸੰਭਾਟ ਦੇ ੨6੬ਵੋੱ' ਯਾਰਤ੍ਹਾ ਦੀ ਨਆਘਤੀ 
ਭਾ ਲਭ _ਹੰ/ 20੬7 ੪੮੭੨/ ਚਲਦਾ? 


ਚੱਪਣਾ 

ਭੈਰੋ ਪਾਲ ਨਾਂ ਦਾ ਇਕ ਰਾਜਾ _ ਸੁਣੀਂਦਾ ਸੀ। ਉਸੇ ਨੂੰ ਹੀ ਰਾਜ-ਪਾਟ ਸਜਦਾ _ਸੀ। 
ਚਪਲਾ _ਵਤੀ ਨਾਂ ਦੀ ਉਸ ਦੀ ਇਸਤਰੀ _ਸੁਣੀਂਦੀ ਸੀ ਜੋ ਸਾਰਿਆਂ ਹੁਨਰਾਂ ਵਿਚ _ਨਿਪੁਣ 
ਸੀ।੧। 


ਦਾ 
ਭਰੋਸਾ _ਸੀ। _ਸੁਘਨਾ ਵਤੀ ਨਾਂ ਦੀ ਉਸ 
ਚੰਦੂਮਾ ਰੋਸ਼ਨ ਹੁੰਦਾ _ਸੀ।੨। 

ਇਕ ਦਿਨ ਰਾਜਾ ਸ਼ਿਕਾਰ ਖੇਡਣ ਨੂੰ _ਨਿਕਲਿਆ। (ਉਸ ਨੇ ਆਪਣੇ ਨਾਲ) ਹਜ਼ਾਰਾਂ 
ਕੁੱਤੇ, ਬਾਜ਼, _ਚਿਤਰੇ, ਸਿਆਹ _ਗੋਸ਼ ਅਤੇ _ਜਾਰਿਯ _(ਮਸ਼ਾਲਚੀ) ਲੈ ਲਏ, ਜਿਨ੍ਹਾਂ ਦੀ ਗਿਣਤੀ 
ਨਹੀਂ ਕੀਤੀ ਜਾ __ਸਕਦੀ।੩। 
(ਇਨ੍ਹਾਂ ਤੋਂ ਇਲਾਵਾ) ਬਹੁਤ ਸਾਰੇ _ਬਾਸ਼ੇ, ਬਸੀਨ, ਚਿਪਕ, ਧੂਤੀਏ ਆਦਿ ਵੀ ਲੈ 


ਦੀ ਗਿਣਤੀ ਨਹੀਂ ਕੀਤੀ ਜਾ _ਸਕਦੀ।੪। 
ਉਸ ਨੇ ਭਾਂਤ ਭਾਂਤ ਦਾ ਸ਼ਿਕਾਰ ਖੇਡਿਆ ਅਤੇ _ਬਹੁਤ ਸਾਰੇ _ਹਿਰਨਾਂ ਨੂੰ _ਖਦੇੜ ਕੇ 
ਨੇ 


ਪਛਾੜ _ਦਿੱਤਾ। ਤਦ ਉਸ ਦੀ ਨਜ਼ਰ ਵਿਚ ਇਕ ਸੂਰ ਆਇਆ। _ਉਸ ਪਿਛੇ ਉਸ ਘੋੜਾ 
ਭਜਾ ਦਿੱਤਾ।੫। 

ਉਹ ਹਵਾ ਦੀ ਤੇਜ਼ੀ ਨਾਲ ਘੋੜੇ ਨੂੰ ਭਜਾ ਕੇ ਉਸੇ (ਸੁਘਨਾ ਵਤੀ) ਦੇ ਦੇਸ਼ ਜਾ 
ਪਹੁੰਚਿਆ। ਉਸ ਨੂੰ ਜਦ _ਸੁਘਨਾ ਵਤੀ ਨੇ ਵੇਖਿਆ ਤਾਂ ਉਥੋਂ ਹੀ (ਉਸ ਨੇ) ਉਸ ਰਾਜੇ ਨੂੰ 


ਬੁਲਾ ਲਿਆ।੬। 

ਮਹੱਲ ਦੇ ਹੇਠਾਂ _ਕਮੰਦ _ਲਟਕਾਈ _ਅਤੇ _ਉਸ _ਰਸਤੇ ਰਾਹੀਂ ਉਸ ਨੂੰ (ਉਪਰ) ਚੜ੍ਹਾ 
ਲਿਆ। _ਉਸ ਨਾਲ ਰੁਚੀ ਪੂਰਵਕ ਕਾਮ ਭੋਗ ਕੀਤਾ, (ਜਿਸ ਦਾ) ਭੇਦ ਕਿਸੇ ਦੂਜੇ ਮਨੁੱਖ ਨੇ 
ਨ ਜਾਣਿਆ।੭। 


੩੭੬ 


ਸੀ _ਦਸਮ-ਗ੍ੰਥ _ਸਾਹਿਬ 


ਤਬ ਤਿਹ ਪਿਤ ਯੌ ਹਿਿਦੈ ਬਿਚਾਰਾ। ਨਿਜੁ _ਰਾਨੀ ਕੇ ਸਾਥ _ਉਚਾਰਾ। 
ਹਮ _ ਤੁਮ ਆਉ ਸੁਤਾ ਕੇ ਜਾਹੀ। ਦੁਹਿਤਾ ਹੋਇ ਖੁਸੀ ਮਨ ਮਾਹੀ। ੮। 


ਤਬ ਵੈ ਦੋਊ ਸੁਤਾ ਕੇ ਗਏ। ਤਾ ਕੇ ਪ੍ਰਾਪਤਿ ਦ੍ਰਾਰ ਪਰ ਭਏ। 
ਸੁਘਨਾ _ਵਤੀ ਤਿਹ _ਲਖਿ ਦੁਖ _ਪਾਯੋ। ਅਧਿਕ ਅਸਰਫੀ ਕਾਢਿ ਮੰਗਾਯੋ। ੯। 


ਔਰ ਅਧਿਕ ਤਿਨ ਅਤਿਥ ਬੁਲਾਏ। ਏਕ ਏਕ ਦੈ _ਮੁਹਰ _ਪਠਾਏ। 
ਤਿਨ ਕੇ ਮਾਹਿ ਨ੍ਰਿਪਤਿ ਕਰ _ਮੰਗਨਾ। ਦੈ ਸਤ _ਮੁਹਰ _ਨਿਕਾਰਿਯੋ _ਅੰਗਨਾ।੧0। 


ਮੁਰ ਪਰਵਾਰ _ਲਖ੍ਯੋ ਇਨ _ਰਾਜਾ। _ਏਤੋ ਦਯੋ _ਦਰਬ _ਬਿਨੁ _ਕਾਜਾ। 
ਤਾ ਤੇ ਦੁਗੁਨ ਤਵਨ ਕਹ _ਦਯੋ। ਭੇਦ ਅਭੇਦ ਨ ਜਾਨਤ _ਭਯੋ। _੧੧। 


ਦੰਹਰਾ 
ਰਾਜ ਸੁਤਾ ਪਿਯ ਮਿਤਰ ਕੌ ਇਹ ਛਲ _ਅਤਿਥ _ਬਨਾਇ। 
ਦੈ ਅਸਰਫੀ ਨਿਕਾਰਿਯੋ ਭੇਦ ਨ ਜਾਨਾ ਰਾਇ। ੧੨। 
ਮਨ _ਮਾਨਤ ਕੋ ਭੋਗ ਕਰਿ ਪਿਤ ਅਰੁ ਮਾਤ ਦਿਖਾਇ। 
ਇਹ ਛਲ ਸੌ ਕਾਢਾ ਤਿਸੈ ਕਿਨਹ? ਨ ਗਹਿਯੋ ਬਨਾਇ। ੧੩। ੧। 


/ਏੱਤਾ ਨੰ ਗਾਹੇਤ੍ਹ ਪਲ੍ਯਾਨੋ /ਤਰ੍‌ਯਾ ਗੰਹਤ੍ਹੇ ਨਹੀਂ ਝੁਪ ਸੰਠਾਏੇ ਤੀਨ ਸੈ ਸਤ ਲਾਰੇਤ੍ ਗ਼ਮਪਤਨ 
ਡਾ ਨਭ# ਤ/_੨%੭/ ੫੮੮੫/ ਅਫੰ/ 


ਚੱਪਲਾਂ 


ਕੋਚ ਬਿਹਾਰ ਸਹਿਰ ਜਹ _ਬਸੈ। ਅਮਰਾਵਤੀ ਪੁਰੀ ਕਹ _ਹਸੈ। 
ਬ੍ਰਿਧ ਕੇਤੁ ਤਿਹ ਭੂਪ ਭਨਿਜੈ। ਕੋ ਰਾਜਾ ਪਟਤਰ ਤਿਹ ਦਿਜੈ। ੧। 


ਸੀ ਫੁਟ ਬੇਸਰਿ ਦੇ ਤਹ ਦਾਰਾ। ਜਿਹ ਸਮ ਦੇਵ ਨ ਦੇਵ ਕੁਮਾਰਾ। 
ਤਾ ਕੋ ਜਾਤ ਨ ਰੂਪ ਉਚਾਰਾ। ਦਿਵਸ ਭਯੋ ਤਾ ਤੇ _ਉਜਿਯਾਰਾ। ੨। 


ਹਾਜੀ ਰਾਇ ਤਹਾ ਖਤਿਰੇਟਾ। ਇਸਕ ਮੁਸਕ ਕੇ ਸਾਥ _ਲਪੇਟਾ। 
ਤਾ ਕੀ ਜਾਤ ਨ ਪ੍ਰਭਾ ਉਚਾਰੀ। _ਫੂਲਿ ਰਹੀ ਜਾਨੁਕ ਫੁਲਵਾਰੀ। _੩। 


ਸ੍ਰੀ ਫੁਟ ਬੇਸਰਿ ਦੇ ਤਿਹ ਲਹਾ। ਇਹ ਬਿਧਿ ਚਿਤ ਅਪਨੇ ਮਹਿ ਕਹਾ। 
ਕੈ ਅਬ ਮਰੋ ਕਟਾਰੀ ਹਨਿ ਕੈ। ਕੈ ਇਹ ਭਜੌ ਆਜੁ ਬਨਿ ਠਨਿ ਕੈ। ੪। 


ਚਰਿਤ੍ਰ ਪਾਖਿਆਨ ੩੭੭ 
ਤਦ ਉਸ ਦੇ ਪਿਤਾ ਨੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰਿਆ ਅਤੇ ਆਪਣੀ ਰਾਣੀ ਨੂੰ 
ਕਿ ਤੂੰ ਮੈਂ (ਦੋਵੇਂ) ਪੁੰਤਰੀ ਦੇ ਘਰ ਜਾਈਏ। ਪੁੱਤਰੀ (ਸਾਨੂੰ ਆਇਆ ਵੇਖ ਕੇ) ਮਨ 


ਕਿਹਾ ਤੇ 

ਵਿਚ ਬਹੁਤ ਖੁਸ਼ _ਹੋਏਗੀ।੮। 
ਤਦ ਉਹ ਦੋਵੇਂ ਪੁੱਤਰੀ ਦੇ (ਘਰ) ਗਏ ਅਤੇ ਉਸ ਦੇ ਦਰਵਾਜ਼ੇ ਉਤੇ ਜਾ ਪਹੁੰਚੇ। 

ਉਨ੍ਹਾਂ ਨੂੰ ਵੇਖ ਕੇ _ਸੁਘਨਾ _ਵਤੀ ਬਹੁਤ ਦੁਖੀ ਹੋਈ। (ਤਦ ਉਸ ਨੇ) ਬਹੁਤ ਸਾਰੀਆਂ 


(ਉਸ ਦੇ ਪਿਤਾ) ਰਾਜੇ ਨੇ ਸਮਝਿਆ ਕਿ ਇਹ ਮੇਰੇ ਪਰਿਵਾਰ ਦੀ ਹੀ ਹੈ। ਬਿਨਾ ਕਿਸੇ 


ਕੰਮ ਦੇ ਹੀ (ਇਸ ਨੇ) ਇਤਨਾ ਧਨ ਦਾਨ ਕਰ ਦਿੱਤਾ ਹੈ (ਭਾਵ--ਮੇਰੇ ਸਿਰ ਤੋਂ ਆਉਣ ਦੀ 
ਖੁਸ਼ੀ ਵਿਚ ਵਾਰ ਦਿੱਤਾ ਹੈ)। ਇਸ ਲਈ ਉਸ ਨੂੰ ਦੁਗਣਾ (ਧਨ) ਦੇ ਦਿੱਤਾ ਅਤੇ ਭੇਦ 
ਅਭੇਦ _ਨੂੰ ਕੁਝ _ਨ__ਸਮਝ _ਸਕਿਆ।੧੧। 

ਦੰਹਰਾ 


ਰਾਜ ਕੁਮਾਰੀ ਨੇ (ਆਪਣੇ) ਪਿਆਰੇ ਮਿਤਰ ਨੂੰ ਛਲ _ਨਾਲ ਸਾਧ _ਬਣਾ ਦਿੱਤਾ ਅਤੇ 
ਉਸ ਨੂੰ ਅਸ਼ਰਫ਼ੀ ਦੇ ਕੇ ਕਢ ਦਿੱਤਾ। ਰਾਜਾ ਇਹ ਭੇਦ ਨ ਸਮਝ _ਸਕਿਆ।੧੨। ਮਨ 
ਭਾਉਂਦਾ ਭੋਗ ਕਰ ਕੇ ਮਾਤਾ ਪਿਤਾ ਨੂੰ (ਯਾਰ) ਵਿਖਾ ਦਿੱਤਾ। ਉਸ ਨੂੰ ਇਹ ਛਲ ਕਰ ਕੇ 
ਕਢ ਦਿੱਤਾ (ਪਰ ਉਸ ਨੂੰ) ਕੋਈ ਵੀ ਫੜ ਨ ਸਕਿਆ।੧੩। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸਲਾਦ ਦੇ 202ਵੇ' ਗਾਰੇਤੂ ਦੀ ਸਸਪਤ£ 

ਭਾ ਡ੍ਭ ਹੈ/ _26%7/ ੪੮੮੫/ ਚਲਦਾ? 

ਚੱਪਾਣ 

ਜਿਥੇ ਕੋਚ (ਕੂਚ) ਬਿਹਾਰ ਸ਼ਹਿਰ ਵਸਦਾ ਸੀ, ਜੋ _ਅਮਰਾਵਤੀ (ਇੰਦਰ) ਪੁਰੀ ਨੂੰ 
(ਵੇਖ ਕੇ) _ਹਸਦਾ ਸੀ। ਬ੍ਰਿਧ ਕੇਤੁ ਉਥੋਂ ਦਾ ਰਾਜਾ ਦਸਿਆ ਜਾਂਦਾ ਸੀ। ਕਿਸ ਰਾਜੇ ਨਾਲ 
ਉਸ ਦੀ ਤੁਲਨਾ ਕਰੀਏ (ਅਰਥਾਤ-- ਉਸ ਦੇ ਸਮਾਨ ਹੋਰ ਕੋਈ ਰਾਜਾ ਨਹੀਂ __ਸੀ)।੧। 

ਉਸ ਦੀ ਪਤਨੀ ਦਾ ਨਾਂ ਸ੍ਰੀ ਫੁਟ ਬੇਸਰਿ ਦੇ (ਦੇਈ) ਸੀ ਜਿਸ ਵਰਗੀ ਦੇਵ- 
ਇਸਤਰੀ ਜਾਂ ਦੇਵ ਕੁਮਾਰੀ (ਕੋਈ ਵੀ) ਨਹੀਂ ਸੀ। ਉਸ ਦੇ ਰੂਪ ਦਾ ਵਰਣਨ ਨਹੀਂ ਕੀਤਾ 


%< 


ਜਾ _ਸਕਦਾ। _ਉਸ ਤੋਂ ਦਿਨ ਵੀ ਪ੍ਰਕਾਸ਼ ਪ੍ਰਾਪਤ _ਕਰਦਾ _ਸੀ।੨। 

ਉਥੇ ਇਕ ਹਾਜੀ ਰਾਇ ਨਾਂ ਦਾ ਖਤਰੇਟਾ ਸੀ। (ਉਹ) ਇਸ਼ਕ ਮੁਸ਼ਕ ਵਿਚ ਪੂਰੀ ਤਰ੍ਹਾਂ 
ਲਿਪਤ ਸੀ। ਉਸ ਦੀ ਪੁਭਾ ਦਾ ਬਖਾਨ ਨਹੀਂ ਕੀਤਾ ਜਾ _ਸਕਦਾ। (ਇੰਜ ਲਗਦਾ ਸੀ) ਮਾਨੋ 
ਫੁਲਵਾੜੀ _ਖਿੜੀ ਹੋਵੇ ।੩। 

ਸ੍ਰੀ ਫੁਟ ਬੇਸਰਿ ਦੇਈ ਨੇ ਉਸ ਨੂੰ ਵੇਖਿਆ ਅਤੇ ਆਪਣੇ ਚਿਤ ਵਿਚ ਇਸ ਤਰ੍ਹਾਂ 
ਕਿਹਾ-- ਜਾਂ ਤਾਂ ਮੈਂ ਹੁਣ ਕਟਾਰ ਮਾਰ ਕੇ ਮਰ ਜਾਵਾਂਗੀ, ਜਾਂ ਅਜ ਬਣ ਠਣ ਕੇ ਇਸ ਨਾਲ 
ਕਾਮ-ਕ੍ਰੀੜਾ _ਕਰਾਂਗੀ।੪। 


੩੭੮ ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਮਸਿ _ਭੀਜਤ ਤਿਹ ਬਦਨ ਪਰ ਅਤਿ ਸੁੰਦਰ ਸਰਬੰਗ। 
ਕਨਕ _ਅਵਟਿ ਸਾਂਚੇ _ਢਰਿਯੋ _ਲੂਟੀ ਪੂਭਾ _ਅਨੰਗ। _੫। 


ਘਣ? 


ਸੁਘਰਿ _ਸਹਚਰੀ ਤਹਾ ਪਠਾਈ। ਛਲ ਸੌ ਤਾਹਿ ਤਹਾ ਲੈ ਆਈ। 
ਜਬ _ਤਿਹ ਹਾਥ _ਚਲਾਯੋ _ਰਾਨੀ। ਹਾਜੀ ਰਾਇ ਬਾਤ ਨਹਿ _ਮਾਨੀ। ੬। 


ਰੀ 


ਅਬਲਾ _ਕੋਟਿ ਜਤਨ ਕਰਿ ਹਾਰੀ। ਕ੍ਯੋਹੂੰ ਨ ਭਜੀ ਤਾਹਿ ਨ੍ਰਿਪ ਨਾਰੀ। 
ਹਾਇ ਹਾਇ ਗਿਰਿ ਭੂਮ ਉਚਾਰਾ। _ਮੁਰ _ਕਰੇਜ _ਡਾਇਨੀ _ਨਿਹਾਰਾ। _੭। 


ਤਿਹ ਤ੍ਰਿਯ ਬਸਤ੍ਰ _ਹੁਤੇ _ਪਹਿਰਾਏ। ਡਾਇਨ ਸੁਨਤ ਲੋਗ ਉਠਿ ਧਾਏ। 
ਜਬ ਗਹਿ ਤਾਹਿ ਬਹੁਤ ਬਿਧਿ _ਮਾਰਾ। ਤਬ ਤਿਨ ਮਨਾ ਜੁ ਤ੍ਰਿਯਾ ਉਚਾਰਾ। ੮। 


ਤਬ ਲਗਿ ਤਹਾ ਨ੍ਰਿਪਤਿ ਹੂੰ ਆਯੋ। ਸੁਨਿ _ਕਰੇਜ ਤ੍ਰਿਯ _ਹਰਿਯੋ_ਰਿਸਾਯੋ। 
ਇਹ ਡਾਇਨਿ ਕਹ ਕਹਾ _ਸੰਘਾਰੋ। ਕੈ ਅਬ ਹੀ ਰਾਨੀਯਹਿ ਜਿਯਾਰੋ। ੯। 


ਸਭ _ਤਬ ਹੀ ਲੋਗਾਨ ਹਟਾਯੋ। ਅਧਿਕ ਨਾਰਿ _ਸੌ_ਭੋਗ ਮਚਾਯੋ। 
ਜੋ ਮੁਰਿ ਕਹਿ ਪ੍ਰਿਯ ਪ੍ਰਾਨਾ। ਤੁਮ ਸੌਰਮੋ ਸਦਾ ਬਿਧਿ ਨਾਨਾ। ੧੧। 


2 


ਅਧਿਕ ਭੋਗ ਤਾ ਸੌ ਤ੍ਰਿਯ ਕਰਿ ਕੈ। ਧਾਇ ਭੇਸ ਦੈ ਦਯੋ ਨਿਕਰਿ ਕੈ। 
ਭਾਖਤ ਜਾਇ _ਪਤਿਹਿ ਅਸ ਭਈ। ਦੇਇ ਕਰਿਜਵਾ ਡਾਇਨਿ ਗਈ। _੧੨। 


ਦਿਤ ਮੁਹਿ ਪ੍ਰਥਮ _ਕਰਿਜਵਾ _ਭਈ। _ਪੁਨਿ ਵਹ ਅੰਤੁਧ੍ਯਾਨ ਹੈ ਗਈ। 

ਨ੍ਹਿਪ ਬਰ ਦ੍ਰਿਸਟਿ ਨ ਹਮਰੀ ਆਈ। _ਕ੍ਯਾ _ਜਨਿਯੈ ਕਿਹ ਦੇਸ ਸਿਧਾਈ। _੧੩। 
ਸਤਿ ਸਤਿ ਤਬ ਨ੍ਰਿਪਤਿ ਉਚਾਰਾ। ਭੇਦ ਅਭੇਦ ਨ ਮੂੜ _ਬਿਚਾਰਾ। 

ਨਿਰਖਤ ਥੋ_ਤ੍ਰਿਯ ਜਾਰ _ਬਜਾਈ। ਇਹ ਚਰਿਤ੍ਰ ਗਯੋ ਆਖਿ _ਚੁਰਾਈ। _੧੪। 
ਪ੍ਰਥਮ ਮਿਤ੍ਰ ਤ੍ਰਿਯ ਬੋਲਿ ਪਠਾਯੋ। _ਕਹਿਯੋ ਨ __ਕਿਯ ਤ੍ਰਿਯ ਤ੍ਰਾਸ ਦਿਖਾਯੋ। 
ਬਹੁਰਿ ਭਜਾ ਇਹ _ਚਰਿਤ _ਲਖਾਯਾ। _ਠਾਢ ਨ੍ਰਿਪਤਿ ਜੜ _ਮੂੰਡ ਮੁੰਡਾਯਾ। _੧੫। ੧। 


/ਏੱਤਾ ਨੰ ਗਾਹੇਤ੍ਹ ਪਲ੍ਯਾਨੋ /ਤਰਯਾ ਲੰਹੜ੍ਹੇ ਨਹੀਂ ੂਪ ਸੰਠਾਏੇ ਤੀਨ ਸੌ ਆਠ ਲਾਹੜ੍ਹ ਨਆਪਤਨਆ 
ਡਾ ਨਭ£ ਸ੍ਤ/ _=੨6੮/ ੫੯06/ ਅਫਲੰ/ 


ਚਰਿਤ੍ਰ ਪਾਖਿਆਨ ੩੭੯ 


ਦੰਹਰਾ 

ਉਸ ਦੇ ਮੂੰਹ ('ਬਦਨ”) ਤੇ ਮੁੱਛਾਂ ਫੁਟ ਰਹੀਆਂ ਸਨ ਅਤੇ ਉਸ ਦਾ ਸਾਰਾ 
ਸੁੰਦਰ ਸੀ। (ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸੋਨਾ ਪੰਘਾਰ ਕੇ (ਉਸ ਨੂੰ) ਸੈਚੇ ਵਿਚ ਢਾਲਿਆ 
ਗਿਆ ਹੋਵੇ ਅਤੇ ਕਾਮ ਦੇਵ ਦੀ ਸੁੰਦਰਤਾ ਲੁਟੀ ਹੋਈ ਹੋਵੇ।੫। 
ਚੱਪਣਾ 

(ਰਾਣੀ ਨੇ) ਇਕ ਸਿਆਣੀ ਸਖੀ ਉਥੇ (ਉਸ ਪਾਸ) ਭੇਜੀ। (ਉਹ) ਛਲ ਨਾਲ ਉਸ 
ਨੂੰ ਉਥੇ ਲੈ ਆਈ। ਜਦ ਰਾਣੀ ਨੇ ਉਸ ਵਲ ਹੱਥ ਵਧਾਇਆ, ਤਾਂ ਹਾਜੀ ਰਾਇ ਨੇ (ਉਸ 
ਦੀ) ਗੱਲ ਨਹੀਂ _ਮੰਨੀ।੬। 

ਅਬਲਾ _ ਬੇਸ਼ੁਮਾਰ ਯਤਨ _ਕਰ ਕੇ _ਹਾਰ ਗਈ, ਪਰ ਕਿਵੇਂ ਵੀ ਉਸ ਨੇ ਰਾਣੀ ਨਾਲ 
ਰਮਣ ਨ ਕੀਤਾ। (ਰਾਣੀ ਨੇ ਸਫਲ ਨ ਹੁੰਦੇ ਵੇਖ ਕੇ ਇਕ _ਚਰਿਤੁ _ਕੀਤਾ)। ਧਰਤੀ ਉਤੇ 
ਡਿਗ ਕੇ “ਹਾਇ ਹਾਇ” ਕਰਨ ਲਗੀ (ਅਤੇ ਕਹਿਣ ਲਗੀ ਕਿ) ਮੇਰਾ ਕਲੇਜਾ (ਇਸ) 
ਡਾਇਣ ਨੇ ਵੇਖਿਆ (ਅਰਥਾਤ! ਕਢਿਆ) ਹੈ।੭। 

ਉਸ ਨੂੰ (ਰਾਣੀ ਨੇ) ਇਸਤਰੀ ਦੇ ਬਸਤੁ _ਪਵਾਏ ਹੋਏ ਸਨ। ਡਾਇਣ (ਦਾ ਨਾਂ) ਸੁਣ 
ਕੇ ਸਭ ਲੋਗ ਉਠ ਕੇ ਆ ਗਏ। ਜਦ ਉਸ ਨੂੰ ਪਕੜ ਕੇ ਬਹੁਤ ਤੜ੍ਹਾਂ ਨਾਲ ਮਾਰਿਆ, ਤਾਂ 
ਉਸ ਨੇ ਮੰਨਿਆ ਜੋ ਰਾਣੀ ਨੇ ਕਿਹਾ ਸੀ।੮। 

ਤਦ ਤਕ ਰਾਜਾ ਉਥੇ ਆ ਗਿਆ। ਇਸਤਰੀ ਨੇ ਕਲੇਜਾ ਚੁਰਾ ਲਿਆ--ਇਹ ਸੁਣ ਕੇ 
ਕੋਧਿਤ ਹੋਇਆ ਅਤੇ ਕਿਹਾ! ਇਸ _ਡਾਇਣ ਨੂੰ ਮਾਰ ਦਿਓ, ਜਾਂ ਇਹ ਹੁਣੇ ਰਾਣੀ ਨੂੰ 
ਜੀਵਿਤ ਕਰ _ਦੇਏ (ਭਾਵ-ਕਲੇਜਾ ਵਾਪਸ ਕਰ _ਦੇਏ)।੯। 

ਤਦ ਉਸ (ਹਾਜੀ ਰਾਇ) ਨੇ ਰਾਜੇ ਨੂੰ ਦੂਰ ਖੜਾ ਕੀਤਾ ਅਤੇ ਉਸ ਨੇ ਰਾਣੀ ਦੇ 
ਚੁੰਬਲ ਲਏ। (ਇਸ ਕ੍ਰਿਆ ਨੂੰ) ਰਾਜਾ ਸਮਝ ਰਿਹਾ ਸੀ ਕਿ (ਰਾਣੀ ਦੇ ਅੰਦਰ) ਕਲੇਜਾ ਪਾ 
ਰਹੀ ਹੈ। ਉਹ ਮੂਰਖ ਭੇਦ ਅਭੇਦ ਨੂੰ ਨਹੀਂ ਸਮਝ _ਰਿਹਾ _ਸੀ।੧0। 

ਤਦ (ਉਸ ਨੇ) ਸਾਰਿਆਂ ਲੋਕਾਂ ਨੂੰ ਹਟਾ ਦਿੱਤਾ ਅਤੇ ਰਾਣੀ ਨਾਲ ਬਹੁਤ ਭੋਗ _ਕੀਤਾ। 
(ਫਿਰ ਕਹਿਣ ਲਗੀ--) ਹੇ ਪ੍ਰਿਯ! ਤੂੰ ਜੋ ਮੇਰੇ ਪ੍ਰਾਣਾਂ ਦੀ ਰਖਿਆ ਕੀਤੀ ਹੈ, (ਉਸ ਲਈ) ਮੈਂ 
ਸਦਾ ਤੇਰੇ ਨਾਲ ਭਿੰਨ ਭਿੰਨ ਢੰਗ _ਨਾਲ _ਰਮਣ (ਕਰਦੀ _ਰਹਾਂਗੀ)।੧੧। 

ਉਸ ਨਾਲ ਬਹੁਤ ਭੋਗ ਕਰ ਕੇ ਰਾਣੀ ਨੇ ਉਸ ਨੂੰ ਦਾਈ ਦਾ ਭੇਸ ਕਰਾ ਕੇ ਕਢ 
ਦਿੱਤਾ। (ਰਾਣੀ) ਪਤੀ ਪਾਸ ਜਾ ਕੇ ਇਸ ਤਰ੍ਹਾਂ ਕਹਿਣ ਲਗੀ ਕਿ ਮੈਨੂੰ _ਡਾਇਣ ਕਲੇਜਾ ਦੇ 
ਗਈ ਹੈ।੧੨। 

ਉਸ ਨੇ ਮੈਨੂੰ ਪਹਿਲਾਂ ਕਲੇਜਾ ਦਿੱਤਾ। ਫਿਰ ਉਹ ਅੰਤਰ ਧਿਆਨ ਹੋ ਗਈ। ਹੇ ਸ੍ਰੇਸ਼ਨ 
ਰਾਜੇ! (ਫਿਰ) ਉਹ ਮੇਰੀ ਨਜ਼ਰ ਨਹੀਂ ਪਈ। ਕੀ ਪਤਾ, ਕਿਹੜੇ ਦੇਸ਼ ਵਲ ਚਲੀ ਗਈ ਹੈ।੧੩। 


ਰਾਜੇ ਨੇ ਤਦ 'ਸਤਿ ਸਤਿ” ਕਿਹਾ, ਪਰ ਮੂਰਖ ਨੇ ਭੇਦ ਅਭੇਦ ਨੂੰ ਨ _ਪਛਾਣਿਆ। 


(ਸਭ ਦੇ) ਦੇਖਦੇ ਹੋਇਆਂ, ਯਾਰ ਨੇ ਇਸਤਰੀ ਨਾਲ _ਕਾਮ-ਕ੍ਰੀੜਾ ਕੀਤੀ ਅਤੇ ਇਹ ਚਰਿਤ੍ਰ 
ਕਰ ਕੇ ਔਖ ਬਚਾ ਕੇ ਨਿਕਲ _ਗਿਆ।੧੪। 
ਪਹਿਲਾਂ ਇਸਤਰੀ ਨੇ _ਮਿਤਰ ਨੂੰ _ਬੁਲਵਾਇਆ। (ਜਦ) ਉਸ ਨੇ ਕਿਹਾ ਨ ਮੰਨਿਆ 
(ਤਦ) ਇਸਤਰੀ ਨੇ (ਉਸ ਨੂੰ) ਡਰਾਇਆ। ਇਹ ਚਰਿਤ੍ਰ ਵਿਖਾ ਕੇ ਕਾਮ-ਕੇਲ ਕੀਤੀ। ਰਾਜੇ 
ਨੇ ਖੜੇ _ਖੜੋਤੇ ਆਪਣਾ ਸਿਰ _ਮੁੰਨਵਾਇਆ _(ਭਾਵ-ਖੜੇ _ਖੜੋਤੇ ਠਗਿਆ _ਗਿਆ)।੧੫। 
/ਏਥੇਂ ਗੰ ਗੰਰੇਤੁੰਪ/ਮਆਨ ਦੇ ਆ ਗਰੇਤੂ ਦੇ ਮਹ ਭੂਪ ਸ਼ਾਦ ਦੇ ਤ9੮ਵੇ' ਗਰੇਤੂ ਦੀ ਸਮਪਤ£ 
ਭਾ ਲਭ _ਹੰ/ _=6੮/ ੪੯00/ ਚਲਟਾ/ 


੩੮0 


ਸੀ _ਦਸਮ-ਗ੍ੂੰਥ _ਸਾਹਿਬ 


ਰੱਖਣਾ 


ਕਰਨਾਟਕ ਕੋ ਦੇਸ ਬਸਤ _ਜਹ। ਸ੍ਰੀ ਕਰਨਾਟਕ ਸੈਨ ਨ੍ਰਿਪਤਿ _ਤਹ। 
ਕਰਨਾਟਕ ਦੇਈ ਗ੍ਰਿਹ ਨਾਰੀ। ਜਾ ਤੇ ਲਿਯ ਰਵਿ ਸਸਿ ਉਜਿਯਾਰੀ। _੧। 


ਤਹ ਇਕ ਸਾਹ ਬਸਤ ਥੋ_ਨੀਕੋ। ਜਾਹਿ ਨਿਰਖਿ ਸੁਖ ਉਪਜਤ ਜੀ ਕੋ। 
ਤਾ ਕੇ ਸੁਤਾ ਹੁਤੀ ਇਕ ਧਾਮਾ। ਥਕਿਤ ਰਹਤ ਨਿਰਖਤ ਜਿਹਾ _ਬਾਮਾ। ੨। 


ਸੁਤਾ ਅਪੂਰਬ ਦੇ ਤਿਹ ਨਾਮਾ। ਜਿਹ ਸੀ ਕਹੂੰ ਕੋਊ ਨਹਿ ਬਾਮਾ। 
ਏਕ ਸਾਹ ਕੇ ਸੁਤ ਕਹ ਬ੍ਯਾਹੀ। ਬੀਰਜ ਕੇਤੁ ਨਾਮ ਤਿਹ ਆਹੀ। ੩। 


ਜਬ _ਵਹੁ ਬ੍ਯਾਹਿ ਤਾਹਿ ਲੈ ਗਯੋ। ਨਿਜੁ ਸਦਨਨ ਲੈ ਪ੍ਰਾਪਤਿ _ਭਯੋ। 
ਏਕ ਪੁਰਖ ਤਿਨ ਨਾਰਿ ਨਿਹਾਰਾ। ਜਾ ਕੀ ਸਮ ਨਹਿ ਰਾਜ ਕੁਮਾਰਾ। ੪। 


ਨਿਰਖਤ ਤਾਹਿ ਲਗਨ _ਤਿਹ _ਲਗੀ। ਨੀਦ ਭੂਖਿ ਤਬ ਹੀ ਤੇ ਭਗੀ। 
ਪਠੈ _ਸਹਚਰੀ ਤਾਹਿ ਬੁਲਾਵੈ। ਕਾਮ ਭੋਗ ਰੁਚਿ ਮਾਨ ਕਮਾਵੈ। ੫। 


ਸੰਗ ਤਾ ਕੇ ਬਹੁ ਬਧਾ ਸਨੇਹਾ। ਰਾਂਝਨ ਔਰ ਹੀਰ ਕੋ_ਜੇਹਾ। 
ਬੀਰਜ _ਕੇਤੁਹ _ਯਾਦਿ ਨ ਲ੍ਯਾਵੈ। _ਧਰਮ ਭਰਾਤ ਕਹਿ ਤਾਹਿ ਬੁਲਾਵੈ। ੬। 


ਭੇਦ _ਸਸੁਰ ਕੇ ਲੋਗ ਨ _ਜਾਨੈ। ਧਰਮ ਭ੍ਰਾਤ ਤਿਹ ਤ੍ਰਿਯ ਪਹਿਚਾਨੈ। 
ਭੇਦ ਅਭੇਦ ਨ ਮੂਰਖ _ਲਹਹੀ। ਭ੍ਰਾਤਾ ਜਾਨ _ਕਛੂ ਨਹਿ _ਕਹਹੀ। _੭। 


ਇਕ ਦਿਨ ਤ੍ਰਿਯ ਇਹ ਭਾਤਿ ਉਚਾਰਾ। ਨਿਜੁ ਪਤਿ ਕੌ ਦੈ ਕੈ ਬਿਖੁ ਮਾਰਾ। 
ਭਾਤਿ ਭਾਤਿ ਸੋ ਰੋਦਨ ਕਰੈ। ਲੋਗ ਲਖਤ ਸਿਰ ਕੇਸ ਉਪਰੈ। ੮। 


ਅਬ ਮੈ ਧਾਮ ਕਵਨ ਕੇ ਰਹੋ। ਮੈ ਪਿਯ ਸਬਦ ਕਵਨ ਸੌ ਕਹੋ। 


ਨ੍ਯਾਇ ਨਹੀ ਹਰਿ ਕੇ ਘਰਿ ਭੀਤਰਿ। ਇਹ ਗਤਿ ਕਰੀ ਮੋਰਿ ਅਵਨੀ ਤਰ। ੯। 


ਗ੍ਰਿਹ ਕੋ ਦਰਬ ਸੰਗ _ਕਰਿ _ਲੀਨਾ। ਮਿਤ੍ਰਹਿ _ਸੰਗ _ਪਯਾਨਾ _ਕੀਨਾ। 


ਧਰਮ ਭਾਇ ਜਾ ਕੋ ਕਰਿ ਭਾਖਾ। ਇਹ ਛਲ ਨਾਥ ਧਾਮ ਕਰਿ ਰਾਖਾ। ੧0। 


ਲੋਗ _ਸਭੈ ਇਹ ਭਾਤਿ ਉਚਾਰਾ। ਆਪੁ ਬਿਖੈ ਮਿਲਿ ਕਰਤ _ਬਿਚਾਰਾ। 
ਕਹਾ ਕਰੈ ਇਹ ਨਾਰਿ ਬਿਚਾਰੀ। ਜਾ ਕੀ _ਦੈਵ ਐਸ ਗਤਿ ਧਾਰੀ। _੧੧। 


ਤਾ ਤੇ ਲੈ ਸਭ ਹੀ ਧਨ ਧਾਮਾ। ਅਪੁਨੇ ਗਈ ਭਾਇ ਕੇ ਬਾਮਾ। 


ਭੇਦ ਅਭੇਦ ਨ _ਸਕਤ _ਬਿਚਰਿ ਕੈ। ਗਈ ਜਾਰ ਕੇ ਨਾਥ _ਸੰਘਰਿ ਕੈ। ੧੨। ੧। 


/ਏਂਤਾ ਹਾੰ ਗਾਰੇਤ੍ਰ ੫ਖੂਯਾਨੇ /ਤੈਯਾ ਲਾਠੜ੍ਹ ਮੱਤਾਂ ਝੂਪ ਸੰਠਾਏੇ ਤੀਨ ਨੌਂ ਨੇਂ ਲਾਂ _ਸਨਖਤਮ 


ਡਾ ਲਭ ਸ੍ਤ/ _=/0€੯/ ੫੯੧੨/ ਆਫੜੰ/ 


ਚਰਿਤ੍ਰ ਪਾਖਿਆਨ ੩੮੧ 


ਜੱਪਣਾ 

ਜਿਥੇ ਕਰਨਾਟਕ _ਦਾ ਦੇਸ ਵਸਦਾ ਸੀ, ਉਥੇ _ਕਰਨਾਟਕ ਸੈਨਾ ਨਾਂ ਦਾ ਰਾਜਾ (ਰਾਜ 
ਕਰਦਾ) ਸੀ। (ਉਸ ਦੇ) ਘਰ ਕਰਨਾਟਕ ਦੇਈ ਨਾਂ ਦੀ ਇਸਤਰੀ ਸੀ ਜਿਸ ਤੋਂ ਸੂਰਜ ਅਤੇ 
ਚੰਦੂਮਾ _ਪੁਕਾਸ਼ ਲੈਦੇ _ਸਨ।੧। 

ਉਥੇ ਇਕ ਸੁੰਦਰ ਸ਼ਾਹ ਵਸਦਾ ਸੀ, ਜਿਸ ਨੂੰ ਵੇਖ ਕੇ ਮਨ ਪੁਸੰਨ ਹੁੰਦਾ ਸੀ। ਉਸ ਦੇ 
ਘਰ _ਇਕ _ਬੇਟੀ ਸੀ, ਜਿਸ ਨੂੰ ਵੇਖਦਿਆਂ ਇਸਤਰੀਆਂ _ਥਕ ਜਾਂਦੀਆਂ _ਸਨ।੨। 


ਉਸ ਦੀ ਪੁੱਤਰੀ ਦਾ ਨਾਂ _ਅਪੂਰਬ ਦੇ (ਦੇਈ) ਸੀ। ਉਸ ਵਰਗੀ ਕੋਈ ਇਸਤਰੀ ਨਹੀਂ 
ਸੀ। (ਉਹ) ਇਕ ਸ਼ਾਹ ਦੇ ਪੁੱਤਰ ਨੂੰ ਵਿਆਹੀ ਹੋਈ ਸੀ ਜਿਸ ਦਾ ਨਾਂ ਬੀਰਜ ਕੇਤੁ ਸੀ।੩। 


ਜਦ ਉਹ ਉਸ ਨੂੰ ਵਿਆਹ ਕੇ ਲੈ ਗਿਆ ਅਤੇ ਲੈ ਕੇ ਆਪਣੇ ਘਰ ਪਹੁੰਚ _ਗਿਆ। 
(ਤਾਂ) ਉਸ ਇਸਤਰੀ ਨੇ `ਇਕ ਪੁਰਸ਼ ਵੇਖਿਆ ਜਿਸ ਵਰਗਾ ਕੋਈ ਰਾਜ ਕੁਮਾਰ ਵੀ ਨਹੀਂ 
ਸੀ।੪। 

ਵੇਖ ਕੇ ਉਸ ਦੀ ਲਗਨ ਲਗ _ਗਈ। ਨੀਂਦਰ ਭੁਖ ਉਸੇ ਵੇਲੇ ਚਲੀ ਗਈ। 
ਸਖੀ ਭੇਜ ਕੇ ਉਸ ਨੂੰ ਬੁਲਵਾਉਂਦੀ ਸੀ ਅਤੇ ਉਸ ਨਾਲ ਰੁਚੀ ਪੂਰਵਕ _ਰਤੀ-ਕ੍ਰੀੜਾ ਕਰਦੀ 
ਸੀ।੫। 

ਉਸ ਨਾਲ _ਉਸ ਦਾ ਸਨੇਹ ਬਹੁਤ ਵੱਧ ਗਿਆ ਜਿਸ ਪੁਕਾਰ _ਹੀਰ _ਅਤੇ ਰਾਂਝੇ ਦਾ 
ਸੀ। (ਆਪਣੇ ਪਤੀ) ਧੀਰਜ ਕੇਤੁ ਨੂੰ ਯਾਦ ਵੀ ਨਹੀਂ ਕਰਦੀ ਸੀ ਅਤੇ ਉਸ (ਦੂਜੇ ਪੁਰਸ਼) 
ਨੂੰ ਧਰਮ ਦਾ ਭਰਾ ਕਹਿ ਕੇ ਬੁਲਾਉਂਦੀ ਸੀ।੬। 

ਸੌਹਰੇ ਘਰ ਦੇ ਲੋਗ ਭੇਦ ਨੂੰ ਨਹੀਂ ਸਮਝਦੇ ਸਨ ਅਤੇ (ਉਸ ਨੂੰ) ਉਸ ਇਸਤਰੀ ਦਾ 
ਧਰਮ-ਭਰਾ ਸਮਝਦੇ _ਸਨ। _(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦੇ ਸਨ। _(ਉਸ ਨੂੰ) 
ਭਰਾ ਸਮਝ ਕੇ ਕੁਝ ਨਹੀਂ ਕਹਿੰਦੇ ਸਨ।੭। 

ਇਕ _ਦਿਨ ਇਸਤਰੀ ਨੇ ਇਸ ਤਰ੍ਹਾਂ _ਕਿਹਾ। ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰ 
ਦਿੱਤਾ। ਭਾਂਤ ਭਾਂਤ ਦਾ ਰੋਣਾ ਪਿਟਣਾ ਕੀਤਾ ਅਤੇ ਲੋਕਾਂ ਦੇ ਵੇਖਦਿਆਂ ਸਿਰ ਦੇ ਵਾਲਾਂ ਨੂੰ 
ਪੁਟਿਆ।੮। 

(ਕਹਿਣ ਲਗੀ) ਹੁਣ ਮੈਂ ਕਿਸ ਦੇ ਘਰ ਰਹਾਂ ਅਤੇ 'ਪ੍ਰਿਯ' ਸ਼ਬਦ ਕਿਸ ਨੂੰ ਸੈਬੋਧਨ 
ਕਰਾਂ। ਪਰਮਾਤਮਾ ਦੇ ਘਰ ਨਿਆਂ ਨਹੀਂ ਹੈ। (ਉਸ ਨੇ) ਧਰਤੀ ਉਤੇ ਮੇਰੀ ਇਹ ਹਾਲਤ ਕਰ 
ਦਿੱਤੀ ਹੈ।੯। 

ਉਸ ਨੇ ਘਰ ਦਾ ਸਾਰਾ ਧਨ ਨਾਲ ਲੈ ਲਿਆ ਅਤੇ ਮਿਤਰ ਨਾਲ ਪ੍ੁਸਥਾਨ _ਕੀਤਾ। 
ਜਿਸ ਨੂੰ ਧਰਮ-ਭਰਾ ਕਿਹਾ ਸੀ, (ਉਸ ਨੂੰ) ਇਸ ਛਲ ਨਾਲ ਘਰ ਵਿਚ ਸੁਆਮੀ ਬਣਾ ਕੇ 
ਰਖ _ਲਿਆ।੧0। 

ਸਭ _ਲੋਗ _ਇਸ ਤਰ੍ਹਾਂ ਕਹਿੰਦੇ ਅਤੇ ਆਪਸ _ਵਿਚ _ਮਿਲ ਕੇ ਵਿਚਾਰ _ਕਰਦੇ। ਇਹ 
ਇਸਤਰੀ ਵਿਚਾਰੀ ਕੀ ਕਰੇ ਜਿਸ _ਦੀ ਪਰਮਾਤਮਾ ਨੇ ਅਜਿਹੀ ਹਾਲਤ _ਕਰ ਦਿੱਤੀ ਹੈ।੧੧। 


ਇਸ ਲਈ ਘਰ ਦਾ ਸਾਰਾ ਧਨ ਲੈ ਕੇ ਆਪਣੇ ਭਰਾ ਦੀ ਇਸਤਰੀ ਕੋਲ ਗਈ ਹੈ। 
(ਕੋਈ ਵੀ) ਭੇਦ ਅਭੇਦ ਨੂੰ ਨ ਸਮਝ _ਸਕਿਆ। (ਉਹ ਇਸਤਰੀ) ਸੁਆਮੀ ਨੂੰ ਮਾਰ ਕੇ ਯਾਰ 
ਨਾਲ ਚਲੀ ਗਈ।੧੨। 
/ਏਥੇਂ ਗੀ ਗੰਰੇਤੁੰਪ/ਸਆਨ ਦੇ ਆ ਗਰੇਤ ਦੇ ਮੰਤ ਭੂਪ ਸਲਾਦ ਦੇ ੩7੬ਵੇ' ਗਾਰੇਤੂ ਦੀ ਸਮ੫ਤ£ 
ਭਾ ਲਭ ਹ/ _=(?€੯/ ੪੯੧੨/ ਲਲਦਾ/ 


੩੮੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਪੁਨਿ ਮੰਤ੍ਰੀ ਇਹ _ਭਾਤਿ _ਉਚਾਰਾ। ਸੁਨਹੁ ਨ੍ਰਿਪਤਿ ਜੂ ਬਚਨ _ਹਮਾਰਾ। 
ਗਾਰਵ ਦੇਸ ਬਸਤ ਹੈ ਜਹਾ। ਗੌਰ ਸੈਨ ਰਾਜਾ ਥੋਂ _ਤਹਾ। ੧। 


ਸੀ ਰਸ ਤਿਲਕ ਦੇਇ ਤਿਹ ਦਾਰਾ। ਚੰਦੂ ਲਿਯੋ_ਜਾ_ਤੇ _ਉਜਿਯਾਰਾ। 


ਚ 


ਸਾਮੁੰਦੂਕ ਲਛਨ ਤਾ ਮੈ ਸਬਿ। ਛਬਿ ਉਚਾਰ ਤਿਹ ਸਕੈ ਕਵਨ ਕਬਿ। ੨। 


ਤਲੀ ਪਤ ਰਿ 
ਅਧਿਕ _ਤਰੁਨ ਕੋ ਤੇਜ ਬਿਰਾਜੈ। ਨਰੀ _ਨਾਗਨੀ ਕੋ _ਮਨ _ਲਾਜੈ। _੩। 


ਜਬ ਰਾਨੀ ਤਿਹ ਪ੍ਰਭਾ _ਨਿਹਾਰੀ। ਤਬ _ਤੇ ਭਈ ਅਧਿਕ _ਮਤਵਾਰੀ। 
ਨਿਰਖਿ ਮਿਤ ਕੇ ਨੈਨ ਬਿਕਾਨੀ। ਤਬ ਹੀ ਤੇ ਹ੍ਹੈ ਗਈ ਦਿਵਾਨੀ। ੪। 


ਤਬ ਤਿਹ ਬੋਲਿ ਲੀਯੋ ਅਪਨੇ _ਘਰ। ਕਾਮ _ਕੇਲ ਕੀਨਾ ਅਤਿ ਰੁਚਿ _ਕਰਿ। 
ਭਾਤਿ ਭਾਤਿ ਤਿਹ _ਗਰੇ _ਲਗਾਯੋ। _ਅਬਲਾ _ਅਧਿਕ ਹਿਰਦੈ ਸੁਖੁ _ਪਾਯੋ। _੫। 


ਤਬ ਲਗ ਆਇ ਨ੍ਰਿਪਤਿ ਤਹ ਗਯੋ। _ਤਤ ਛਿਨ ਡਾਰਿ ਮਹਲ ਤੇ ਦਯੋ। 
ਮਰਿ ਗਯੋ_ਨ੍ਰਿਪਤਿ ਨ ਭੇਦ ਬਿਚਾਰਾ। ਜੋ ਜਨ ਅਰਧ ਉਰਧ ਤੇ ਪਾਰਾ। ੬। 


ਆਪ ਰੋਤ ਇਹ _ਭਾਤਿ ਉਚਾਰਾ। ਦੇਵ ਪਕਰਿ ਕਰਿ ਨ੍ਰਿਪਤਿ ਪਛਾਰਾ। 
ਮੋਰੇ ਸਾਥ _ਕਿਯੋ_ਥੋਂ ਸੰਗਾ। ਤਾ ਤੇ ਭਯੋ ਅਪਵਿਤੁ ਸੁਬੰਗਾ। ੭। 
ਦੰਹਰਾ 
ਇਹ ਛਲ ਜਾਰ _ਨਿਕਾਰਿਯੋ _ਨਿਜੁ _ਨਾਇਕਹਿ _ਸੰਘਾਰਿ। 
ਭੇਦ ਅਭੇਦ ਮੂਰਖ ਕਿਛੂ ਸਕਾ ਨ ਨੈਕ _ਬਿਚਾਰਿ। ੮। 


ਨਿਜੁ ਨਾਇਕ ਕੌ ਮਹਲ ਤੇ ਤਿਹ ਹਿਤ ਦਿਯੋ _ਗਿਰਾਇ। 
ਯਾਰ _ਬਚਾਯੋ ਆਪਨੋ ਨੈਕ ਨ ਰਹੀ ਲਜਾਇ। <੯। 


/ਏੰਤਾ ਨੰ ਗਾਹਤ੍ਹ ਪਲ੍ਯਾਨੋ ਯਾ ਲਾਹੇੜ੍ਹੇ ਨਹੀਂ ਭੂਪ ਸੰਭਾਏ ਤੀਨ ਸੈਂ ਦਸ _ਲਾਰੇਤ੍ਹ ਗ਼ਆਪਤਆ 


ਗਤ ਨਭ#ਆ ਸਤ) ਤ59/ ੪੯੨੧5/ %ਫਹੀ/ 


ਚੱਪਲਾਂ 


ਬਿਰਹ _ਸੈਨ ਇਕ ਨ੍ਰਿਪਤਿ _ਸੁਜਾਨਾ। _ਮਾਨਤ _ਆਨਿ ਦੇਸ ਜਿਹ ਨਾਨਾ। 
ਬਿਰਹ _ਮੰੌਜਰੀ ਤਾ ਕੀ _ਰਾਨੀ। ਸੁੰਦਰਿ ਭਵਨ ਚਤੂਦਸ _ਜਾਨੀ। _੧। 


ਤਾ ਕੈ ਧਾਮ ਏਕ ਸੁਤ ਭਯੋ। ਜਾਨਕ ਰਵਿ ਦੁਤਿਯੋ ਪੁਗਟਯੋ। 
ਸੁੰਦਰਿਤਾ ਤਿਹ ਕਹੀ ਨ ਆਵੈ। ਨਿਰਖਤ ਪਲਕ ਨ ਜੋਰੀ ਜਾਵੈ। ੨। 


ਚਰਿਤ੍ਰ ਪਾਖਿਆਨ ੩੮੩ 


ਚੱਪਲਾਂ 


ਮੰਤ੍ਰੀ ਨੇ ਫਿਰ ਇਸ ਤਰ੍ਹਾਂ _ਕਿਹਾ-- ਹੇ ਰਾਜਨ! ਤੁਸੀਂ ਮੇਰਾ (ਅਗਲਾ) _ਬਚਨ ਸੁਣੋ। 
ਜਿਥੇ _ਗਾਰਵ ਦੇਸ਼ ਵਸਦਾ ਹੈ। _ਉਥੇ _ਗੌਰਸੈਨ ਨਾਂ ਦਾ ਰਾਜਾ (ਰਾਜ _ਕਰਦਾ) _ਸੀ।੧। 


ਉਸ ਦੀ ਪਤਨੀ ਦਾ ਨਾਂ ਰਸ ਤਿਲਕ ਦੇਈ ਸੀ। ਉਸ ਤੋਂ ਚੰਦੂਮਾ ਨੇ ਰੌਸ਼ਨੀ ਲਈ 
ਸੀ। ਸਾਮੁੰਦੂਕ (ਜੋਤਿਸ਼ ਸ਼ਾਸਤੁ ਗ੍ਰੰਥ ਵਿਚ ਇਸਤਰੀ ਦੇ ਜੋ ਲੱਛਣ ਲਿਖੇ ਹਨ ਉਹ) ਸਾਰੇ 
ਲੱਛਣ ਉਸ ਵਿਚ _ਸਨ। ਉਸ ਦੀ ਛਬੀ ਬਾਰੇ ਕਿਹੜਾ ਕਵੀ ਬਖਾਨ ਕਰ _ਸਕਦਾ _ਹੈ।੨। 

ਉਥੇ ਇਕ ਸ਼ਾਹ ਦਾ ਪੁੱਤਰ ਸੀ, ਮਾਨੋ ਧਰਤੀ ਉਤੇ ਇੰਦਰ ਹੋਵੇ। ਉਸ ਯੁਵਕ ਦਾ 
ਬਹੁਤ ਅਧਿਕ ਤੇਜ ਸੀ (ਜਿਸ ਨੂੰ ਵੇਖ ਕੇ) ਨਰੀ ਅਤੇ _ਨਾਗਨੀ ਦਾ ਮਨ _ਲਜਿਤ ਹੁੰਦਾ 
ਸੀ।੩। 

ਜਦ ਰਾਣੀ ਨੇ ਉਸ ਦੀ ਸੁੰਦਰਤਾ ਵੇਖੀ, ਤਦ ਤੋਂ (ਉ 
ਹੋ _ਗਈ। ਮਿਤਰ ਦੀਆਂ ਅੱਖਾਂ ਵੇਖ ਕੇ ਵਿਕ ਗਈ। _ਤਦ ਤੋਂ 
ਗਈ।੪। 

ਤਦ ਉਸ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਨਾਲ ਰੁਚੀ ਪੂਰਵਕ _ਕਾਮ-ਕ੍ਰੀੜਾ 
ਕੀਤੀ। ਭਾਂਤ ਭਾਂਤ ਨਾਲ ਉਸ ਨੂੰ ਗਲੇ ਲਗਾਇਆ ਅਤੇ ਇਸਤਰੀ ਨੇ ਹਿਰਦੇ ਵਿਚ ਬਹੁਤ 
ਸੁਖ ਪ੍ਰਾਪਤ _ਕੀਤਾ।੫। 

ਤਦ ਤਕ ਰਾਜਾ ਉਥੇ ਆ ਗਿਆ। (ਰਾਣੀ ਨੇ) ਉਸੇ ਛਿਣ (ਰਾਜੇ ਨੂੰ) ਮਹੱਲ ਤੋਂ 
ਹੇਠਾਂ ਸੁਟ ਦਿੱਤਾ। ਰਾਜਾ ਮਰ ਗਿਆ ਅਤੇ (ਕਿਸੇ ਨੇ ਵੀ) ਭੇਦ ਨ ਸਮਝਿਆ। ਜੋ ਵਿਅਕਤੀ 
ਉਪਰੋਂ ਹੇਠਾਂ ਸੁਟਿਆ ਸੀ (ਉਹ _ਸਚਮੁਚ _ਮਰ _ਗਿਆ)।੬। 

ਉਹ ਇਸਤਰੀ ਆਪ ਰੋਂ ਕੇ ਇਸ ਤਰ੍ਹਾਂ ਕਹਿਣ ਲਗੀ ਕਿ ਦੈਵ (ਅਥਵਾ ਦੈਂਤ) ਨੇ 
ਰਾਜੇ ਨੂੰ ਪਕੜ ਕੇ ਸੁਟਿਆ ਹੈ। ਰਾਜੇ ਨੇ ਮੇਰੇ ਨਾਲ ਸੈਯੋਗ _ਕੀਤਾ ਸੀ, ਇਸ ਲਈ (ਉਸ 
ਦਾ) ਸਾਰਾ ਸ਼ਰੀਰ ਅਪਵਿੜ _ਹੋ__ਗਿਆ _ਸੀ।੭। 
ਦੰਹਰਾ 

ਇਸ ਛਲ ਨਾਲ ਯਾਰ ਨੂੰ ਕਢ ਦਿੱਤਾ ਅਤੇ ਆਪਣੇ ਪਤੀ ਨੂੰ 
ਮੂਰਖ ਭੇਦ ਅਭੇਦ ਕੁਝ ਵੀ ਵਿਚਾਰ ਨ _ਸਕਿਆ।੮। ਉਸ (ਪ੍ਰੇਮੀ) ਲਈ ਆਪਣੇ ਪਤੀ ਨੂੰ 
ਮਹੱਲ _ਤੋ'`_ਹੇਠਾਂ _ਡਿਗਾ _ਦਿੱਤਾ। ਆਪਣੇ ਯਾਰ ਨੂੰ ਬਚਾ _ਲਿਆ ਅਤੇ ਜ਼ਰਾ 
ਸ਼ਰਮਿੰਦੀ ਨ ਹੋਈ।੯। 

ਏਥੋਂ ਸੰ ਗਰੇਤੂੱਪ/ੰ#ਆਨ ਦੇ ਤੂੰਆ ਗਾਰੇੜ੍ਹ ਦੇ ਮੰਤ ਭੂਪ ਸਲਾਦ ਦੇ =੧%ਵੇ' ਗਾਰੇੜ੍ਹ ਦੀ ਸਪਤ 

ਅਠ ਲਭ _ਹੈ/ _ਤ5%7/4੯25/ _ਰਲਟਾ/ 


ਦਿਉ ਸਕੀ ਦੀ 
੧ (ਉਸ ਦੀ) ਦੀਵਾਨੀ ਹੋ 


ਜੱਪਣਾ 

ਬਿਰਹ ਸੈਨ ਨਾਂ ਦਾ ਇਕ 
ਸਨ। _ਬਿਰਹ _ਮੌਜਰੀ ਉਸ ਦੀ 
ਸੀ।੧। 


ਕੂ 
ੜ 
ਪ੍ਰ 
ਰੈ 
0 
੍ 


ਈਨ ਮੰਨਦੇ 
ਸਮਝੀ ਜਾਂਦੀ 
ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ, ਮਾਨੋ ਦੂਜਾ ਸੂਰਜ ਪਰਗਟ ਹੋਇਆ ਹੋਵੇ। _ਉਸ 


ਦੀ ਸੁੰਦਰਤਾ ਦਾ ਬਖਾਨ ਨਹੀਂ _ ਕੀਤਾ ਜਾ _ਸਕਦਾ। ਉਸ ਨੂੰ ਵੇਖਦਿਆਂ `ਪਲਕਾਂ ਜੋੜੀਆਂ 
ਨਹੀਂ ਜਾ ਸਕਦੀਆਂ _ਸਨ।੨। 


੩੮੪ 


ਸੀ _ਦਸਮ-ਗ੍ੂੰਥ _ਸਾਹਿਬ 


ਤਹ ਇਕ ਤਰਨਿ ਸਾਹ ਕੀ ਜਾਈ। ਜਾ ਕੀ ਛਬਿ ਨਹਿ ਜਾਤ ਬਤਾਈ। 
ਕੈ ਸਸਿ ਤੇ ਰੋਹਨਿ ਇਹ ਜਈ। ਆਗੇ ਹ੍ਹੈ ਹੈ ਨ ਪਾਛੇ ਭਈ। ੩। 


ਰਾਜ _ਕੁਅਰ ਜਬ _ਤਵਨ _ਨਿਹਾਰਿਯੋ। ਮਦਨ _ਬਾਨ _ਤਨ ਤਾਹਿ _ਪ੍ਰਹਾਰਿਯੋ। 
ਲਗੀ ਅਟਕਿ ਸੁਧਿ ਬੁਧਿ ਛੁਟ ਗਈ। _ਤਬਹਿ _ਤਰੁਨਿ ਮਤਵਾਰੀ ਭਈ। ੪। 


ਭਾਤਿ _ਭਾਤਿ ਤਨ ਦਰਬੁ _ਲੁਟਾਈ। ਅਧਿਕ _ਸਖਿਨ ਕਹ _ਰਹੀ _ਪਠਾਈ। 
ਰਾਜ ਕੁਅਰ ਕ੍ਯੋਹੂੰ ਨਹਿ ਆਏ। ਤਾ ਸੋ ਕਰੇ ਨ ਮਨ ਕੇ ਭਾਏ। ੫। 


ਕਰਿ ਕਰਿ ਜਤਨ ਕੁਅਰਿ ਬਹੁ _ਹਾਰੀ। ਕੈਸਹੂੰ _ਭਜੀ ਮਿਤਰ ਨਹਿ _ਪ੍ਯਾਰੀ। 
ਘਾਯਲ ਫਿਰੈ _ਕੁਅਰਿ _ਮਤਵਾਰੀ। _ਜਾਨੁਕ _ਮ੍ਰਿਗੀ _ਬਿਸਿਖ ਤਨ _ਮਾਰੀ। ੬। 


ਬੂ _ਉਠਿ ਗਾਵੈ। _ਨਾਚਤ _ਕਬਹੁੰ ਬਚਨ _ਸੁਨਾਵੈ। 


ਰੋਵਤ ਕਬੂ ਉਂ ਹੂ 
ਮਿਤ੍ਰ ਮਿਲਾਇ ਦੇਇ ਮੁਹਿ ਕੋਈ। ਜੋ ਮੁਖ ਮਾਗੈ ਦਯੋ ਤਿਹ ਸੋਈ। ੭। 
ਏਕ ਸਖੀ ਇਹ _ਭਾਤਿ ਉਚਾਰੋ। ਸੁਨਹੁ _ਮਿਤ੍ਰਨੀ ਬਚਨ _ਹਮਾਰੋਂ। 

ਜੋ ਤੁਹਿ ਕੌ ਤਵ ਮਿਤ੍ਰ ਮਿਲਾਊ। ਤਉ ਕਹਾ ਤੁਮ ਤੇ ਬਰ ਪਾਊ। ੮। 
ਸਾਹ ਸੁਤਾ ਜਬ ਯੌ ਸੁਨਿ ਪਾਵਾ। ਜਨੁਕ ਬਹੁਰਿ ਬਪੁ ਮੈ ਜਿਯ ਆਵਾ। 
ਨਿਧਨੀ ਅਧਿਕ ਮਨਹੁ ਧਨ _ਪਾਯੋ। ਜਨੁ _ਕਰ _ਅੰਮਿਤ ਮਿਤ ਕੇ ਆਯੋ। ੯। 
ਜਾ ਸੋ ਲਗਨ ਕੁਅਰ ਕੀ ਹੁਤੀ। ਤਾ ਸੌ ਭੇਸ ਧਾਰਿ ਕੈ ਸੁਤੀ। 

ਰਾਜ _ਗ੍ਰਿਹਨ ਮੈ _ਕਿਯਾ _ਪਿਯਾਨਾ। _ਭਾਖਤ ਭਈ _ਬਚਨ ਬਿਧਿ _ਨਾਨਾ। _੧0। 
ਤਿਹਾਰੇ ਭਈ। ਮੈ ਤਿਨ ਤੁਮਰੇ ਧਾਮ ਪਠਈ। 


ਜੁ 
ਤੁਮ ਤਿਹ ਤ੍ਰਿਯ ਕੋ ਚਿਤ ਚੁਰਾਯੋ। ਅਬ _ਚਲਿ _ਕੁਅਰ ਕਰੋ ਮਨ ਭਾਯੋ। _੧੧। 


ਜਬ ਨ੍ਰਿਪ ਸੁਤ ਐਸੇ ਸੁਨਿ ਪਾਈ। _ਚਲਿਯੋ ਨ __ਪਨਹੀ ਪਾਇ ਚੜਾਈ। 
ਭੇਦ ਅਭੇਦ ਜੜ ਕਛੁ ਨ ਬਿਚਾਰਾ। ਆਯੋ ਸਾਹ ਸੁਤਾ ਕੈ ਦ੍ਰਾਰਾ। ੧੨। 


ਦਿਯਾ ਬੁਝਾਇ ਦਯੋ ਆਗੇ ਤ੍ਰਿਯ। ਆਵਤ ਭਯੋ _ਅੰਧੇਰੇ ਘਰ _ਪਿਯ। 
ਚਿਤ ਅਟਕਾ ਜਾ_ਸੌ_ਸੋ ਜਾਨੀ। ਕਾਮ ਕ੍ਰਿਯਾ ਤਾ ਸੌ ਕਸਿ ਠਾਨੀ। ੧੩। 


ਕਾਮ ਭੋਗ ਕਰਿ ਧਾਮ _ਸਿਧਾਰਿਯੋ। ਮੂਰਖ ਕਛੂ ਨ ਬਿਚਾਰ ਬਿਚਾਰਿਯੋ। 
ਦਿਯਾ ਬੁਝਾਇ ਤ੍ਰਿਯ ਰੋਜ _ਬੁਲਾਵੈ। ਕਾਮ _ਕੇਲ ਕਰਿ _ਕੁਵਤਿ __ਕਮਾਵੈ। ੧੪। 


ਚਰਿਤ੍ਰ ਪਾਖਿਆਨ ੩੮੫ 


ਉਥੇ ਇਕ ਸ਼ਾਹ ਦੀ ਪੁੰਤਰੀ ਸੀ ਜਿਸ ਦੀ ਛਬੀ ਦਾ ਵਰਣਨ ਨਹੀਂ __ਕੀਤਾ 
ਸਕਦਾ। _(ਇਸ ਤਰ੍ਹਾਂ ਲਗਦੀ ਸੀ) ਕਿ ਚੰਦੂਮਾ ਅਤੇ ਰੋਹਿਣੀ ਨੇ ਇਸ ਨੂੰ ਜਨਮ 
ਹੋਵੇ। (ਇਸ ਵਰਗੀ) ਨ ਪਹਿਲਾਂ ਹੋਈ ਹੈ ਅਤੇ ਨ ਹੀ ਅਗੋਂ ਹੋਵੇਗੀ।੩। 


ਰਾਜ ਕੁਮਾਰ ਨੂੰ ਜਦੋਂ ਉਸ ਨੇ ਵੇਖਿਆ ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ 
ਮਾਰਿਆ। _ਉਸ ਨਾਲ ਪ੍ਰੋਮ ਹੋ ਜਾਣ ਕਰ ਕੇ ਸੁੱਧ ਬੁੱਧ _ਭੁਲਾ _ਬੈਠੀ। ਤਦ ਹੀ (ਉਹ) 
ਇਸਤਰੀ ਮਤਵਾਲੀ ਹੋ __ਗਈ।8। 

ਉਸ ਨੇ ਅਨੇਕ ਤਰ੍ਹਾਂ ਨਾਲ ਧਨ _ਲੁਟਾਇਆ ਅਤੇ ਬਹੁਤ _ਸਖੀਆਂ ਨੂੰ _ਭੇਜਦੀ ਰਹੀ। 
ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਨ ਆਇਆ। ਉਸ ਨਾਲ ਮਨ ਦੀ ਭਾਵਨਾ (ਵਾਲਾ ਪ੍ਰੇਮ) 
ਨ _ਕਰਦਾ।੫। 


ਬਹੁਤ ਯਤਨ ਕਰ ਕਰ ਕੇ ਕੁਮਾਰੀ ਹਾਰ ਗਈ ਪਰ ਕਿਸੇ ਤਰ੍ਹਾਂ ਵੀ ਮਿਤਰ ਨੇ ਪਿਆਰੀ 
ਨਾਲ _ਰਮਣ ਨ _ਕੀਤਾ। (ਉਹ) ਕੁਮਾਰੀ (ਕਾਮ _ਬਾਣ ਨਾਲ _ਇਸ ਤਰ੍ਹਾਂ) ਘਾਇਲ ਹੋਈ 
ਮਤਵਾਲੀ ਫਿਰ ਰਹੀ ਸੀ, ਮਾਨੋ _ਹਿਰਨੀ ਸ਼ਰੀਰ ਵਿਚ _ਬਾਣ ਲਗਣ _ਨਾਲ _(ਘੁਮੇਰੀਆਂ ਖਾਂਦੀ 
ਹੋਵੇ)।੬। 

(ਉਹ) ਕੁਮਾਰੀ ਕਦੇ ਰੋਂਦੀ ਅਤੇ _ਕਦੇ ਉਠ ਕੇ _ਗਾਣ ਲਗਦੀ ਅਤੇ _ਕਦੇ _ਨਚਦੀ 
ਹੋਈ ਬੋਲ ਸੁਣਾਉਂਦੀ। (ਅਤੇ ਕਹਿੰਦੀ) ਮੈਨੂੰ ਕੋਈ ਮਿਤਰ ਮਿਲਾ ਦੇਵੇ। (ਉਹ) ਜੋ ਮਨਹ ਤੋਂ 
ਮੰਗੇਗਾ, ਉਸ ਨੂੰ ਉਹੀ _ਦਿਆਂਗੀ।੭। 

(ਇਕ ਦਿਨ) ਇਕ ਸਖੀ ਨੇ ਇਸ ਤਰ੍ਹਾਂ ਕਿਹਾ--ਹੇ ਸਹੇਲੀ! ਮੇਰੀ ਗੱਲ ਸੁਣ! ਜੇ (ਮੈਂ) 
ਤੈਨੂੰ ਤੇਰਾ ਮਿਤਰ ਮਿਲਾ ਦਿਆਂ, ਤਾਂ ਤੇਰੇ ਤੋਂ ਕੀ ਵਰ ਪ੍ਰਾਪਤ _ਕਰਾਂਗੀ।੮। 

ਸ਼ਾਹ ਦੀ ਪੁੱਤਰੀ ਨੇ ਜਦ _ਇਸ ਤਰ੍ਹਾਂ ਸੁਣਿਆ, (ਇੰਜ ਲਗਿਆ) ਮਾਨੋ (ਉਸ ਦੇ) 
ਸ਼ਰੀਰ ਵਿਚ ਪ੍ਰਾਣ ਫਿਰ ਪਰਤ ਆਏ _ਹੋਣ। ਮਾਨੋ ਕਿਸੇ ਨਿਰਧਨ ਨੇ ਅਧਿਕ _ਧਨ ਪ੍ਰਾਪਤ 
ਕੀਤਾ ਹੋਵੇ। ਮਾਨੋ ਮਰ ਰਹੇ ਦੇ ਹੱਥ ਅੰਮ੍ਰਿਤ ਲਗ _ਗਿਆ ਹੋਵੇ।੯। 

ਜਿਸ ਨਾਲ ਕੁੰਵਰ ਦੀ ਲਗਨ ਸੀ, ਉਸ ਦਾ ਭੇਸ ਧਾਰ ਕੇ ਸੋਂ ਗਈ। ਉਸ ਦਾਸੀ ਨੇ 
ਰਾਜ ਮਹੱਲ _ਵਲ ਪ੍ਰਸਥਾਨ ਕੀਤਾ ਅਤੇ _ਕਈ ਤਰ੍ਹਾਂ ਨਾਲ ਗੱਲਾਂ ਕਰਨ _ਲਗੀ--।੧0। 

ਹੇ ਰਾਜ ਕੁਮਾਰ! ਜੋ ਇਸਤਰੀ ਤੁਹਾਡੀ ਹੋ_ਗਈ ਹੈ। ਉਸ ਨੂੰ ਮੈਂ ਤੁਹਾਡੇ ਘਰ 
ਭੇਜਿਆ ਹੈ। ਤੁਸੀਂ ਉਸ ਇਸਤਰੀ ਦਾ ਚਿਤ ਚੁਰਾ ਲਿਆ ਹੈ। ਹੇ ਰਾਜ ਕੁਮਾਰ! ਹੁਣ ਚਲ 
ਕੇ ਮਨ ਭਾਉਂਦਾ (ਪ੍ਰੇਮ) _ਕਰੋ।੧੧। 

ਜਦ ਰਾਜ ਕੁਮਾਰ ਨੇ ਇਸ ਤਰ੍ਹਾਂ ਸੁਣਿਆ, ਤਾਂ ਬਿਨਾ ਪੈਰਾਂ ਵਿਚ ਜੁਤੀ ਪਾਇਆਂ ਭਜ 
ਪਿਆ। ਮੂਰਖ ਨੇ ਭੇਦ ਅਭੇਦ ਕੁਝ ਨ ਸਮਝਿਆ ਅਤੇ ਸ਼ਾਹ _ਦੀ ਪੁੱਤਰੀ ਦੇ ਦੁਆਰ ਉਤੇ 
ਆ ਗਿਆ।੧੨। 

(ਉਸ) ਇਸਤਰੀ ਨੇ ਅਗੋਂ ਦੀਵਾ ਬੁਝਾ ਦਿੱਤਾ ਅਤੇ ਪ੍ਰੀਤਮ ਹਨੇਰੇ ਘਰ ਵਿਚ ਦਾਖਲ 
ਹੋਇਆ। ਜਿਸ ਮਿਤਰ (ਜਾਨੀ) ਨਾਲ ਉਸ ਦਾ ਮਨ ਅਟਕਿਆ ਹੋਇਆ _ਸੀ। ਉਸ ਨਾਲ 
ਖੂਬ ਪ੍ਰੇੋਮ-ਕ੍ਰੀੜਾ _ਕੀਤੀ।੧੩। 

(ਉਹ) ਕਾਮ ਭੋਗ ਕਰ ਕੇ ਘਰ ਨੂੰ ਚਲਾ ਗਿਆ ਅਤੇ ਮੂਰਖ ਨੇ ਕੁਝ ਵੀ ਵਿਚਾਰ ਨ 
ਕੀਤਾ। ਦੀਵਾ ਬੁਝਾ ਕੇ _(ਉਹ) ਇਸਤਰੀ (ਉਸ ਨੂੰ) ਰੋਜ਼ ਬੁਲਾਉਂਦੀ ਅਤੇ ਪੂਰੇ _ਜ਼ੋਰ ਨਾਲ 
('ਕੁਵਤਿ”) ਕਾਮ-ਕ੍ਰੀੜਾ _ਕਰਦੀ।੧੪। 


ਜਾ 
ਦਿੱਤਾ 


੩੮੬ 


ਸੀ _ਦਸਮ-ਗ੍ੂੰਥ _ਸਾਹਿਬ 


ਦੇਨ ਕਹਾ ਸੂ ਦੂਤਿਯਹਿ _ਦੀਨਾ। ਕਾਮ ਭੋਗ ਨ੍ਰਿਪ ਸੁਤ ਤਨ _ਕੀਨਾ। 


ਤਿਨ ਜੜ ਭੇਦ ਅਭੇਦ ਨ ਪਾਯੋ। ਇਹ _ਛਲ _ਅਪਨੋ _ਮੂੰਡ ਮੁੰਡਾਯੋ। ੧੫। ੧। 


/ਏੱਤਾ ਹੀ ਲਾਰਤੂ ਪਖੂਯਾਨੇ ਤਰਲਾ ਗਾੰਰੇੜ੍ਹੇ ਨਹੀਂ ਝੂਪ ਅੰਭਾਦੇ ਤੀਨ ਸੌਂ ਗ੍ਯਾਰਹਾ ਲਹੜ੍ਹ ਸਆਮਤਮ 
ਗਤ ਨਭ#ਆ ਸਤ) =55/ ੪੯੩੬/ %ਫਰੀੰ/ 
ਚੱਪਣਾ 
ਜੋਗ ਸੈਨ ਰਾਜਾ ਇਕ ਅਤਿ _ਬਲ। _ਅਰਿ ਅਨੇਕ ਜੀਤੇ ਜਿਨ ਦਲ _ਮਲਿ। 
ਸੀ ਸੰਨ੍ਯਾਸ ਮਤੀ ਦਾਰਾ _ਘਰ। ਅਧਿਕ _ਚਤੁਰਿ ਤ੍ਰਿਯ ਹੁਤੀ ਗੁਨਨ ਕਰਿ। ੧। 


ਕੇਤਿਕ _ਦਿਨਨ _ਜਨਤ ਸੁਤ _ਭਈ। _ਸਿਖ੍ਯਾ ਰਾਇ _ਬਿਰਾਗੀ ਦਈ। 


੨ 


ਬਢਤ _ਬਢਤ ਸੋ ਭਯੋ _ਤਰੁਨ ਜਬ। ਅਤ ਹੀ ਸੁੰਦਰਿ ਹੋਤ ਭਯੋ ਤਬ। ੨। 


ਤਹ ਇਕ ਹੁਤੀ ਜਾਟ ਕੀ ਦਾਰਾ। ਅਟਕਿ ਰਹੀ ਲਖਿ ਰਾਜ ਕੁਮਾਰਾ। 
ਨਿਸੁ ਦਿਨ ਸਦਨ ਤਵਨ ਕੇ ਜਾਵੈ। ਨ੍ਰਿਪ ਸੁਤ ਤਾਹਿ ਚਿਤ ਨਹਿ _ਲ੍ਯਾਵੈ। _੩। 


ਤਾ ਤੇ ਤਰੂਨਿ ਦੁਖਿਤ ਅਤਿ ਭਈ। ਚਿਤ ਮੈ ਚ਼ਰਿਤ ਬਿਚਾਰੇ ਕਈ। 
ਤਬ ਤਨ ਇਹੈ ਬਿਚਾਰ ਬਿਚਾਰਾ। _ਨਿਜੁ ਤਨ ਭੇਸ ਜੋਗ ਕੋ ਧਾਰਾ। ੪। 


ਜੋਗ ਭੇਸ ਧਰਿ ਤਿਹ ਗ੍ਰਿਹਿ ਗਈ। ਜੰਤਰ ਮੌਤ ਸਿਖਵਤ ਬਹੁ ਭਈ। 
ਤਾ ਕੋ ਲਯੋ ਚੋਰ ਕਰਿ ਚਿਤਾ। ਔਰ ਹਰਾ ਗ੍ਰਿਹਿ ਕੋ ਸਭ ਬਿਤਾ। ੫। 


ਇਕ ਦਿਨ ਯੌ ਤਿਹ ਸਾਥ _ਉਚਾਰੋਂ। ਜਾਨਤ ਜੋਗੀ ਸਵਹਿ _ਉਠਾਰੋ। 
ਇਕ ਦਿਨ ਇਕਲ ਜੁ ਮੋ ਸੌ ਚਲੈ। ਕੌਤਕ ਲਖਹੁ ਸਕਲ ਤੁਮ ਭਲੈ। ੬। 


ਦੰਹਰਾ 
ਅਬ _ਲਗਿ ਜਗਤ _ਮਸਾਨ ਕੋ ਨਾਹਿ _ਨਿਹਾਰਾ ਨੈਨ। 
ਅਬ ਜੁਗਿਯਾ ਕੇ ਹੇਤ ਤੇ ਦਿਖਿਹੈ ਭਾਖੇ ਬੈਨ। ੭। 


ਚੱਪਣਾ 
ਜਬ _ਨਿਸੁ ਭਈ ਅਰਧ _ਅੰਧ੍ਯਾਰੀ। ਤਬ ਨ੍ਰਿਪ ਸੁਤ ਇਹ ਭਾਤਿ ਬਿਚਾਰੀ। 
ਇਕਲੋ ਜੋਗੀ ਸਾਥ ਸਿਧੈ ਹੈ। ਉਠਤ ਮਸਾਨ ਨਿਰਖਿ ਘਰ ਐ ਹੈ। ੮। 
ਚਲਤ _ਭਯੋ ਜੋਗੀ ਕੇ ਸੰਗਾ। ਤ੍ਰਿਯ ਚਰਿਤ੍ਰ ਕੋ ਲਖ੍ਯੋ ਨ ਢੰਗਾ। 
ਹ੍ੈ ਏਕਲੋ ਗਯੋ ਤਿਹ ਸਾਥਾ। ਸਸਤੁ _ਅਸਤੁ ਗਹਿ ਲਯੋ ਨ ਹਾਥਾ। _੯। 
ਜਬ ਦੋਊ ਗਏ ਗਹਰ ਬਨ ਮਾਹੀ। ਜਹ ਕੋਊ ਮਨੁਖ ਤੀਸਰੋਂ ਨਾਹੀ। 
ਤਬ ਅਬਲਾ _ਇਹ _ਭਾਤਿ _ਉਚਾਰਾ। _ਸੁਨਹੁ _ਕੁਅਰ ਜੂ ਬਚਨ _ਹਮਾਰਾ। _੧0। 


ਚਰਿਤ੍ਰ ਪਾਖਿਆਨ ੩੮੭ 


(ਜੋ) ਦੇਣ ਲਈ ਕਿਹਾ ਸੀ, ਉਹ ਦੂਤੀ ਨੂੰ ਦੇ ਦਿੱਤਾ ਅਤੇ ਰਾਜ ਕੁਮਾਰ ਨਾਲ ਕਾਮ 
ਭੋਗ _ਕੀਤਾ। _ਉਸ ਮੂਰਖ ਨੇ ਭੇਦ ਅਭੇਦ ਨੂੰ ਨ ਸਮਝਿਆ ਅਤੇ ਇਸ _ਛਲ ਨਾਲ ਆਪਣੇ 
ਆਪ ਨੂੰ _ਛਲਵਾ _ਲਿਆ।੧੫। 

ਏਥੋਂ ਗੰ ਗੰਰੇਤੂੱਪ/ਮਆਨ ਦੇ ਤੂੰਆ ਗਾਰੇਤਹ ਦੇ ਸੰਤ ਭੂਪ ਸੰਬਾਦ ਦੇ ਤਖ੧ਵੇ' ਗਰੇਤੂ ਦੀ ਸਮਘਤਨ 

ਨ ਨਭ _ਹ/ _=੧5/ ੫੯੩੬੭ ਚਲਦਾ 


ਚੱਪਣਾ 

ਜੋਗ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਕੇ 
ਜਿਤ _ਲਿਆ _ਸੀ। ਉਸ ਦੇ ਘਰ ਸੈਨਿਆਸ ਮਤੀ ਨਾਂ ਦੀ ਇਸਤਰੀ _ਸੀ। ਉਹ ਇਸਤਰੀ 
ਗੁਣਾਂ ਕਰ ਕੇ ਬਹੁਤ ਚਤੁਰ _ਸੀ।੧। 

ਕੁਝ ਸਮੇਂ ਬਾਦ ਉਸ ਨੇ ਪੁੰਤਰ ਨੂੰ ਜਨਮ ਦਿੱਤਾ ਅਤੇ _ਬਿਰਾਗੀ ਰਾਇ ਨਾਂ _ਰਖਿਆ। 
ਜਦੋਂ ਉਹ ਵਧਦਾ ਵਧਦਾ ਜਵਾਨ ਹੋ _ਗਿਆ, ਤਦ (ਉਹ) ਬਹੁਤ ਹੀ ਸੁੰਦਰ ਹੋ _ਗਿਆ।੨। 


ਉਥੇ ਇਕ ਜਟ ਦੀ ਇਸਤਰੀ ਸੀ। (ਉਹ) ਰਾਜ ਕੁਮਾਰ ਨੂੰ ਵੇਖ ਮੋਹਿਤ ਹੋ ਗਈ। 
ਰਾਤ ਦਿਨ ਉਸ ਦੇ ਮਹੱਲ ਵਿਚ ਜਾਂਦੀ, ਪਰ _ਰਾਜ ਕੁਮਾਰ ਉਸ ਨੂੰ ਚਿਤ ਵਿਚ ਨ 
ਦਲਿਆਉ 'ਦਾ।੩। 

ਇਸ ਕਰ ਕੇ (ਉਹ) ਇਸਤਰੀ ਬਹੁਤ ਦੁਖੀ ਹੋਈ। (ਉਸ ਨੇ) ਮਨ ਵਿਚ ਅਨੇਕਾਂ 
ਚਰਿਤ੍ਰ ਵਿਚਾਰੇ। ਤਦ ਉਸ ਨੇ (ਮਨ ਵਿਚ) ਇਹ ਵਿਚਾਰ ਕੀਤਾ ਅਤੇ ਆਪਣੇ ਸ਼ਰੀਰ ਉਤੇ 
ਜੋਗ ਦਾ ਭੇਸ ਧਾਰਨ _ਕੀਤਾ।੪। 

ਜੋਗ-ਭੇਸ ਧਾਰ ਕੇ ਉਸ ਦੇ ਘਰ ਗਈ। _ਬਹੁਤ ਜੰਤਰ ਮੰਤੁ _ਸਿਖਾਉਣ _ਲਗੀ। (ਉਸ 
ਜੋਗੀ ਨੇ ) ਰਾਜ ਕੁਮਾਰ ਦਾ ਚਿਤ ਚੁਰਾ ਲਿਆ ਅਤੇ ਹੋਰ ਘਰ ਦਾ ਸਾਰਾ ਧਨ _ਹਥਿਆ 
ਲਿਆ।੫। 

ਇਕ _ਦਿਨ ਉਸ (ਰਾਜ ਕੁਮਾਰ) ਨੂੰ ਕਹਿਣ ਲਗੀ ਕਿ ਜੋਗੀ ਮੁਰਦੇ ('ਸਵਹਿ”) 
ਉਠਾਣਾ ਵੀ ਜਾਣਦੇ _ਹਨ। _ਇਕ ਦਿਨ (ਤੁਸੀਂ) ਇਕਲਿਆਂ ਮੇਰੇ ਨਾਲ ਚਲੋ ਅਤੇ ਚੰਗੀ 
ਤਰ੍ਹਾਂ ਕੌਤਕ _ਵੇਖੋ।੬। 
ਦੰਹਰਾ 

(ਰਾਜ ਕੁਮਾਰ ਸੋਚਣ ਲਗਾ ਕਿ) ਅਜੇ ਤਕ ਮੈਂ 'ਮਸਾਨ” (ਮੁਰਦਾ) ਜਾਗਦਾ (ਅਰਥਾਤ- 
ਉਠਦਾ) ਹੋਇਆ ਅੱਖਾਂ ਨਾਲ ਨਹੀਂ ਵੇਖਿਆ। ਹੁਣ ਜੋਗੀ ਦੇ ਪ੍ਰਮ ਕਰ ਕੇ ਉਹ ਵੀ 
ਵੇਖਾਂਗਾ, (ਇਸ ਤਰ੍ਹਾਂ) ਕਹਿਣ _ਲਗਾ।੭। 
ਜੱਪਣਾ 

ਜਦ _ਘੁਪ ਹਨੇਰੀ ਔਧੀ ਰਾਤ ਹੋਈ, ਤਾਂ ਰਾਜ ਕੁਮਾਰ ਨੇ ਇਸ ਤਰ੍ਹਾਂ _ਸੋਚਿਆ--ਮੈਂ 
ਇਕੱਲਾ ਹੀ ਜੋਗੀ ਨਾਲ ਜਾਵਾਂਗਾ ਅਤੇ ਉਠਦਾ ਹੋਇਆ 'ਮਸਾਨ” ਵੇਖ ਕੇ ਘਰ ਆ 
ਜਾਵਾਂਗਾ।੮। 

ਉਹ ਜੋਗੀ ਦੇ ਨਾਲ ਚਲਾ ਗਿਆ ਅਤੇ ਇਸਤਰੀ ਦੇ ਚਰਿਤੁ ਬਾਰੇ ਸਮਝ ਨ _ਸਕਿਆ। 
ਉਸ ਨਾਲ ਇਕੱਲਾ ਹੀ ਚਲਾ ਗਿਆ ਅਤੇ ਹੱਥ ਵਿਚ ਕੋਈ ਸ਼ਸਤ੍ੁ _ਅਸਤੁ _ਨ__ਲਿਆ।੯। 


ਜਦ ਦੋਵੇਂ ਘਣੇ ਬਨ ਵਿਚ ਪਹੁੰਚ ਗਏ, ਜਿਥੇ ਕੋਈ ਤੀਜਾ ਮਨੁੱਖ ਨਹੀਂ ਸੀ। ਤਦ 
ਅਬਲਾ ਨੇ _ਇਸ ਤਰ੍ਹਾਂ ਕਿਹਾ! ਹੇ ਕੁੰਵਰ ਜੀ! ਮੇਰੀ _ਗੱਲ ਸੁਣੋ।੧0। 


ਲੋਇ 


/ਤੁ੍‌ਯ ਬਾਝ 
ਕੈ ਜੜ ਪ੍ਰਾਨਨ ਕੀ ਆਸਾ ਤਜੁ। ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ। 
ਕੈ ਤੁਹਿ ਕਾਟਿ ਕਰੈ ਸਤ ਖੰਡਾ। ਕੈ ਦੈ ਮੋਰਿ ਭਗ ਬਿਖੈ ਲੰਡਾ। ੧੧ 


ਰਾਜ ਕੁਅਰ ਅਤ ਹੀ ਤਬ ਡਰਾ। ਕਾਮ ਭੋਗ ਤਿਹ ਤ੍ਰਿਯ ਸੰਗ _ਕਰਾ। 
ਇਹ ਛਲ ਸੈ ਵਾ ਕੋ ਛਲਿ ਗਈ। ਰਾਇ ਬਿਰਾਗਿਯਹਿ _ਭੋਗਤ ਭਈ। _੧੨। 
ਅੰਤ _ਤ੍ਰਿਯਨ ਕੇ _ਕਿਨੂੰ ਨ ਪਾਯੋ। _ਬਿਧਨਾ _ਸਿਰਜਿ _ਬਹੁਰਿ _ਪਛੁਤਾਯੋ। 
ਜਿਨ ਇਹ ਕਿਯੌ ਸਕਲ ਸੰਸਾਰੋਂ। ਵਹੈ ਪਛਾਨਿ ਭੇਦ ਤ੍ਰਿਯ ਹਾਰੋਂ। ੧੩। ੧। 
/ਏੱਤਾ ਨੰ ਗਾਹ ਪਲ੍ਯਾਨੋ ਯਾ ਲੰਹੇੜ੍ਹੇ ਨਹੀਂ ੂਪ ਸੰਭਾਏ ਤੀਨ ਸੈਂ ਲਾਰਹ ਲਾੰਰਤਹ ਸਮਾਪਤਮ 
ਗਤ ਨਮ ਨ੍ਤ/ =੨9੨/ ੫੯੪੯/ %ਫਹੀ/ 
ਚੱਪਣਾ 


ਸੂਰਨ ਸੈਨ ਇਕ ਸੁਨਾ ਨ੍ਰਿਪਾਲਾ। ਜਾ ਕੇ ਸਦਨ ਆਠ ਸੈ _ਬਾਲਾ। 
ਬਿਸ੍ਹਮਤੀ ਤਾ ਕੇ ਇਕ ਨਾਰੀ। ਜਾਤ ਨ ਜਿਹ ਕੀ ਪ੍ਰਭਾ ਉਚਾਰੀ ੧। 


ਨਾਇਨੇਕ ਤਿਨ ਨ੍ਰਿਪਤਿ _ਨਿਹਾਰੀ। ਰੂਪਮਾਨ _ਗੁਨਮਾਨ _ਬਿਚਾਰੀ। 
ਤਾ ਕਹ ਪਕਰਿ ਸਦਨ ਲੈ ਆਯੋ। ਕਾਮ ਭੋਗ ਤਿਹ ਸਾਥ _ਕਮਾਯੋ। ੨। 
ਤਾ ਕੋ ਲੈ ਇਸਤ੍ਰੀ ਨ੍ਰਿਪ ਕਰੋ। ਭਾਤਿ ਭਾਤਿ ਤਿਹ ਸਾਥ ਬਿਹਰੋ। 
ਤਾ ਤ੍ਰਿਯ ਕੀ ਕੁਟੇਵ ਨਹਿ ਜਾਈ। ਅਵਰਨ ਸਾਥ _ਰਮੈ ਲਪਟਾਈ। ੩। 


ਇਕ ਦਿਨ ਅਰਧ ਨਿਸਾ ਜਬ _ਭਈ। ਜਾਰ ਧਾਮ ਨਾਇਨ ਵਹ ਗਈ। 
ਚੌਕੀਦਾਰਨ ਗਹਿ ਤਾ ਕੌ _ਲਿਯ। _ਨਾਕ _ਕਾਟਿ ਕਰ ਬਹੁਰਿ ਛਾਡਿ ਦਿਯ। ੪। 


ਨਾਇਨਿ ਕਟੀ ਨਾਕ ਲੈ ਕੈ ਕਰ। ਫਿਰਿ ਆਈ ਨ੍ਰਿਪ ਕੇ ਭੀਤਰ ਘਰ। 
ਤਬ ਨ੍ਰਿਪ ਰੋਮ ਮੂੰਡਬੇ _ਕਾਜਾ। ਮਾਗ੍ਯੋ_ਤੁਰਤੁ _ਉਸਤਰਾ _ਰਾਜਾ। _੫। 
ਤਬ ਤਿਨ ਵਹੈ ਉਸਤਰਾ ਦੀਯੋ। ਜਾ ਪਰ ਬਾਢਿ ਨ ਕਬਹੂੰ ਕੀਯੋ। 
ਨਿਰਖਿ ਨ੍ਰਿਪਤਿ ਤਿਹ ਅਧਿਕ ਰਿਸਾਯੋ। _ਗਹਿ ਤਾ ਤ੍ਰਿਯ ਕੀ ਓਰ _ਚਲਾਯੋ। ੬। 


ਤਬ ਤ੍ਰਿਯ ਹਾਇ ਹਾਇ ਕਹਿ ਉਠੀ। ਕਾਟਿ ਨਾਕ ਰਾਜਾ ਜੂ ਸੁਟੀ। 
ਤਬ ਰਾਜਾ ਹੇਰਨ ਤਿਹ ਧਾਯੋ। ਸ੍ਰੋਨ ਪੁਲਤ _ਲਖਿ ਮੁਖ _ਬਿਸਮਾਯੋ। _੭। 


ਹਾਹਾ ਪਦ ਤਬ ਨ੍ਰਿਪਤਿ ਉਚਾਰਾ। ਮੈ ਨਹਿ ਐਸੇ ਭੇਦ ਬਿਚਾਰਾ। 
ਨਿਰਖਹੁ ਤਾ ਤ੍ਰਿਯ ਕੀ ਚਤੁਰਈ। ਰਾਜਾ _ਮੂੰਡ ਬੁਰਾਈ ਦਈ। ੮। 


ਚਰਿਤ੍ਰ ਪਾਖਿਆਨ ੩੮੯ 


/ਏਸ਼ਤਗਾੀ ਨੇ _/ਨਹਾ-- 

ਹੇ ਮੂਰਖ! ਜਾਂ ਤਾਂ ਪ੍ਹਾਣਾਂ ਦੀ ਆਸ ਛਡ ਦੇ ਜਾਂ ਰੁਚੀ ਪੂਰਵਕ ਮੇਰੇ ਨਾਲ ਆ ਕੇ 
ਸੰਯੋਗ _ਕਰ। ਜਾਂ _ਤਾਂ ਮੈਂ ਤੇਰੇ ਸੌਤ ਟੁਕੜੇ _ਕਰ _ਦਿਆੰਗੀ, ਜਾਂ ਮੇਰੇ ਨਾਲ ਪੁਰਸ਼ _ਵਾਲਾ 
ਆਚਾਰ _ਕਰ।੧੧। 

ਰਾਜ ਕੁਮਾਰ ਤਦ ਬਹੁਤ ਡਰ _ਗਿਆ ਅਤੇ ਉਸ ਇਸਤਰੀ ਨਾਲ ਕਾਮ _ਭੋਗ _ਕੀਤਾ। 
ਇਸ ਛਲ ਨਾਲ ਉਸ ਨੂੰ ਛਲ ਗਈ ਅਤੇ ਬਿਰਾਗੀ ਰਾਇ ਨਾਲ _ਕਾਮ-ਕ੍ਰੀੜਾ _ਕੀਤੀ।੧੨। 


ਇਸਤਰੀਆਂ ਦਾ ਅੰਤ ਕਿਸੇ ਨੇ ਨਹੀਂ ਪਾਇਆ। _ਵਿਧਾਤਾ ਵੀ (ਇਨ੍ਹਾਂ ਨੂੰ) ਬਣਾ ਕੇ 
ਬਹੁਤ _ਪਛਤਾਇਆ। _ਜਿਸ ਨੇ _ਇਹ ਸਾਰਾ ਸੰਸਾਰ ਸਿਰਜਿਆ ਹੈ, ਉਹ ਵੀ ਇਸਤਰੀ ਦਾ 
ਭੇਦ _ਪਛਾਣਨੋ _ਹਾਰ _ਗਿਆ _ਹੈ।੧੩। 
/ਏਥੇਂ ਗੰ ਗੰਰੇਤੁੰਪ/ਮਆਨ ਦੇ ਤਆ ਗਰ ਦੇ ਮੰਤ ਡੂਪ ਸੰਭਾਦ ਦੇ =੧੨ਵੇ' ਗਤ ਦੀ ਸਖਤ 
ਭਾ ਲਭ ਹੀ/ =੧੨/ ੫੯੪੯੭ ਜਲਦਾ/ 


ਚੱਪਾਣ 

ਸੂਰਨ ਸੈਨ ਨਾਂ ਦਾ ਇਕ ਰਾਜਾ ਸੁਣਿਆ ਹੈ, ਜਿਸ ਦੇ ਘਰ ਅੱਠ ਸੌ ਇਸਤਰੀਆਂ 
ਸਨ। _ਉਸ ਪਾਸ ਇਕ _ਬਿਸੂਮਤੀ ਇਸਤਰੀ ਸੀ, ਜਿਸ _ਦੀ ਸੁੰਦਰਤਾ ਦਾ _ਵਰਣਨ ਨਹੀਂ 
ਕੀਤਾ ਜਾ ਸਕਦਾ।੧। 

ਉਸ ਰਾਜੇ ਨੇ ਇਕ ਨੈਣ ਵੇਖੀ। _ਉਸ ਨੂੰ ਬਹੁਤ ਰੂਪਮਾਨ ਅਤੇ _ਗੁਣਵਾਨ ਸਮਝਿਆ। 
ਉਸ ਨੂੰ ਪਕੜ ਕੇ ਮਹੱਲ ਵਿਚ ਲੈ ਆਇਆ। _ਉਸ ਨਾਲ ਕਾਮ ਭੋਗ _ਕੀਤਾ।੨। 


ਉਸ ਨੂੰ ਰਾਜੇ ਨੇ ਆਪਣੀ ਇਸਤਰੀ ਬਣਾ ਲਿਆ ਅਤੇ ਭਾਂਤ ਭਾਂਤ ਦਾ ਉਸ ਨਾਲ 
ਰਮਣ _ਕੀਤਾ। ਉਸ ਇਸਤਰੀ ਦੀ 'ਕੁਵੇਟ” (ਕੁਵਾਟ”-ਕੁਮਾਰਗ ਉਤੇ ਜਾਣ ਦੀ ਰੁਚੀ) ਨਹੀਂ 
ਗਈ ਅਤੇ ਹੋਰਨਾਂ (ਬੰਦਿਆਂ) ਨਾਲ _ਰਮਣ ਕਰਦੀ _ਰਹੀ।੩। 

ਇਕ ਦਿਨ ਜਦ ਅੱਧੀ ਰਾਤ ਹੋ ਗਈ, ਤਾਂ ਉਹ ਨੈਣ ਯਾਰ ਦੇ ਘਰ ਚਲੀ ਗਈ। 
ਚੌਕੀਦਾਰਾਂ ਨੇ _ਉਸ ਨੂੰ ਪਕੜ ਲਿਆ ਅਤੇ ਨੱਕ _ਕਟ ਕੇ ਫਿਰ ਛਡ _ਦਿੱਤਾ।੪। 


ਨੈਣ ਕਟੀ ਹੋਈ ਨੌਕ ਹੱਥ ਵਿਚ ਲੈ ਕੇ ਫਿਰ ਰਾਜੇ ਦੇ ਘਰ ਅੰਦਰ ਆ ਗਈ। ਤਦ 
ਰਾਜੇ ਨੇ ਵਾਲ ਮੁੰਨਨ ਲਈ ਉਸ ਤੋਂ ਉਸਤਰਾ _ਮੰਗਿਆ।੫। 


ਤਦ ਉਸ ਨੇ ਉਹ ਉਸਤਰਾ ਦਿੱਤਾ, ਜਿਸ ਨਾਲ ਪਹਿਲਾਂ ਕਦੇ ਵਾਲ ਨਹੀਂ ਮੁੰਨੇ _ਸਨ। 
ਰਾਜਾ ਉਸ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਇਆ ਅਤੇ ਪਕੜ ਕੇ ਉਸ ਇਸਤਰੀ ਵਲ 
ਸੁਟਿਆ।੬। 

ਤਦ ਉਹ ਇਸਤਰੀ “ਹਾਇ ਹਾਇ” ਕਰਨ _ਲਗੀ--ਹੇ ਰਾਜਾ ਜੀ! (ਤੁਸੀਂ ਮੇਰੀ) ਨੱਕ 
ਹੀ ਵਢ ਸੁਟੀ ਹੈ। ਤਦ ਰਾਜਾ ਉਸ ਨੂੰ ਵੇਖਣ ਲਈ ਵਧਿਆ ਅਤੇ ਲਹੂ _ਲਿਬੜਿਆ ਮੂੰਹ 


ਵੇਖ _ਕੇ ਹੈਰਾਨ ਰਹਿ _ਗਿਆ।੭। 

ਤਦ ਰਾਜੇ ਨੇ “ਹਾਇ ਹਾਇ” ਸ਼ਬਦ ਉਚਾਰੇ (ਅਤੇ ਕਿਹਾ) ਕਿ ਮੈਂ ਇਹ ਸੋਚਿਆ ਤਕ 
ਨਹੀਂ _ਸੀ। ਉਸ ਇਸਤਰੀ ਦੀ ਚਾਲਾਕੀ ਵੇਖੋ ਕਿ (ਸਾਰੀ) ਬੁਰਿਆਈ ਰਾਜੇ ਦੇ ਸਿਰ ਮੜ੍ਹ 
ਦਿੱਤੀ।੮। 


੩੯0 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਭੇਦ ਅਭੇਦ ਕੌ ਤਿਨ ਨ੍ਰਿਪਤਿ _ਕਿਯਾ ਨ ਹਿਰਦੈ ਬਿਚਾਰ। 
ਤਾਹਿ ਬੁਰਾਈ ਸਿਰ ਦਈ ਨਾਕ ਕਟਾਈ ਨਾਰਿ। ੯। ੧। 


/ਛਤਾ ਨਾ ਗਾਹੇਤ੍ਹ ਪਲ੍ਯਾਨੋ ਯਾ ਗਾਹੇੜ੍ਹੇ ਨਹੀੰ ਭੂਪ ਸੰਭਾਏੇ ਤੀਨ ਸੋਂ ਤੋਰਹ ਲਾਨਤਹ ਸਮਖਤਮਆ 
ਗਤ ਜ਼ੜਮ ਸਤ) _=5੩/ ੫੯੫੮/ %ਫ੍ਹੀੰ/ 


ਚੱਪਲਾਂ 


ਦਛਿਨ ਸੈਨ ਸੁ ਦਛਿਨ ਨ੍ਰਿਪ ਇਕ। _ਸਾਸਤ੍ਰ _ਸਿਮ੍ਰਿਤ ਜਾਨਤ _ਥੋ_ਨਿਕ। 
ਸਦਨ ਸੁ _ਦਛਿਨ ਦੇ ਤਿਹ ਦਾਰਾ। ਜਨੁ _ਸਸਿ _ਚੜਿਯੋ ਗਗਨ _ਮੰਝਾਰਾ। _੧। 


ਅਪੁਮਾਨ ਰਾਨੀ ਕੀ ਥੀ _ਛਬਿ। _ਨਿਰਖਿ ਪੁਭਾ ਜਿਹ ਰਹਤ ਭਾਨ ਦਬਿ। 
ਰਾਜਾ ਅਧਿਕ ਆਸਕਤ ਤਾ ਪਰਿ। ਜਿਹ ਬਿਧਿ ਅਲਿ ਪੰਖੁਰੀ ਕਮਲ _ਕਰਿ। ੨। 


ਤਹਾ ਸਾਹ ਕੀ ਹੁਤੀ ਦੁਲਾਰੀ। ਤਿਨ ਰਾਜਾ ਕੀ ਪ੍ਰਭਾ ਨਿਹਾਰੀ। 
ਸੀ ਸੁ ਕੁਮਾਰ ਦੇਇ ਤਿਹ ਨਾਮਾ। ਜਿਹ ਸੀ ਭਈ ਨ ਮਹਿ ਮਹਿ ਬਾਮਾ। ੩। 


ਚਿਤ ਮਹਿ ਸਾਹ ਸੁਤਾ ਯੋ _ਕਹਿਯੋ। ਜਬ ਤਿਹ ਹੇਰਿ ਅਟਕ ਮਨ ਰਹਿਯੋ। 
ਕੌਨ ਜਤਨ ਜਾਤੇ ਨ੍ਰਿਪ ਪਾਊ। ਚਿਤ ਤੇ ਤ੍ਰਿਯ ਪਹਿਲੀ ਬਿਸਰਾਊ। _੪। 


ਬਸਤ੍ਰਤਿ ਉਤਮ ਸਕਲ _ਉਤਾਰੇ। _ਮੇਖਲਾਦਿ ਤਨ ਮੋ ਪਟ ਧਾਰੇ। 
ਤਾ ਕੇ ਧੂਮ ਦ੍ਰਾਰ ਪਰ ਡਾਰਿਯੋ। ਇਸਤ੍ਰੀ ਪੁਰਖ ਨ ਕਿਨੂੰ ਬਿਚਾਰਿਯੋ। ੫। 


ਕੇਤਿਕ ਦਿਵਸ ਬੀਤ ਜਬ _ਗਏ। _ਲਖਨ _ਨਗਰ _ਨਿਕਸਤ ਪਭ _ਭਏ। 

ਭਾਖਾ _ਸੁਨਨ ਸਭਨ ਕੀ __ਕਾਜਾ। ਅਤਿਥ ਭੇਸ ਧਰਿ ਨਿਕਸਿਯੋ _ਰਾਜਾ। ੬। 
ਤਿਨ ਤ੍ਰਿਯ ਭੇਸ ਅਤਿਥ ਕੋ ਧਰਿ ਕੈ। ਬਚਨ ਉਚਾਰਿਯੋ ਨ੍ਰਿਪਹਿ ਨਿਹਰਿ ਕੈ। 
ਕਹ ਭਯੋ ਰਾਜਾ ਮੂਰਖ ਮਤਿ _ਕੌ। ਭਲੀ ਬੁਰੀ ਜਾਨਤ ਨਹਿ ਗਤਿ ਕੌ। ੭। 


ਦੁਰਾਚਾਰ ਰਾਨੀ ਜੁ _ਕਮਾਵੈ। ਤਾ ਕੇ ਧਾਮ ਨਿਤ੍ਯ ਨ੍ਰਿਪ ਜਾਵੈ। 
ਜੜ ਇਹ _ਲਖਤ ਮੋਰਿ ਹਿਤਕਾਰਨਿ। ਸੋ ਨਿਤ ਸੋਤ ਸੰਗ ਲੈ ਯਾਰਨਿ। ੮। 


ਨ੍ਹਿਪ ਯਹ ਧੁਨਿ _ਸੂਵਨਨ _ਸਨਿ ਪਾਈ। _ਪੂਛਤ ਭਯੋ _ਤਿਸੀ ਕਹ _ਜਾਈ। 
ਅਥਿਤ ਨ੍ਰਿਪਤਿ ਹ੍ਯਾ ਦੋ _ਕ੍ਯਾ ਕਰੈ। ਜੋ ਤੁਮ ਕਹਹੁ ਸੋ ਬਿਧਿ ਪਰਹਰੈ। ੯। 


ਇਹ ਨ੍ਰਿਪ ਜੋਗ ਨ ਐਸੀ ਨਾਰੀ। ਚਹਿਯਤ ਹਨੀ ਕਿ ਤੁਰਤ ਨਿਕਾਰੀ। 
ਭਲੋ ਨ ਗਵਨ ਕਰੋ ਤਾ ਕੇ ਛਿਨ। ਦੁਰਾਚਾਰ ਤ੍ਰਿਯ ਕਰਤ ਜੁ _ਨਿਸ ਦਿਨ। ੧0। 


ਚਰਿਤ੍ਰ ਪਾਖਿਆਨ ੩੯੧ 


ਦੰਹਰਾ” 
ਉਸ ਰਾਜੇ ਨੇ ਭੇਦ ਅਭੇਦ ਦਾ ਮਨ ਵਿਚ ਵਿਚਾਰ ਨ ਕੀਤਾ। (ਉਸ) ਇਸਤਰੀ ਨੇ 
ਨੱਕ (ਕਿਤੇ ਹੋਰ ਕਟਾਈ ਸੀ) ਪਰ _ਬਰਿਆਈ ਉਸ (ਰਾਜੇ) ਦੇ ਸਿਰ ਮੜ੍ਹ _ਦਿੱਤੀ।੯। 


/ਏਥੋ ਨੰ ਲਾਠਤੁੱਪ/ਨਆਨ ਦੇ ਤੂੰਆ ਲਾਹੇ ਦੇ ਮੰਤ ਡੂਪ ਅੰਠਾਦ ਦੇ =ਤ5=ਵ' ਗਾਰੜ੍ਹ ਦੀ ਨਆਘਤ 
ਭਾ ਲਭ ਹੈ/ _=੧ਤ/ ੫੯੫੮/ ਜਲਦਾ/ 


ਜੱਪਣਾ 

ਦੱਛਣ (ਦਿਸ਼ਾ) ਵਿਚ ਇਕ _ਦਛਿਨ ਸੈਨ ਨਾਂ ਦਾ ਰਾਜਾ ਸੀ। ਉਹ ਅਨੇਕ ਸ਼ਾਸਤੁ 
ਸਮਿਿਤੀਆਂ ਜਾਣਦਾ _ਸੀ। ਉਸ (ਰਾਜੇ) ਦੇ ਘਰ ਦਛਿਨ ਦੇ (ਦੇਈ) ਨਾਂ ਦੀ ਇਸਤਰੀ ਸੀ। 
(ਇੰਜ ਲਗਦੀ _ਸੀ) ਮਾਨੋ ਆਕਾਸ਼ _ਵਿਚ _ਚੰਦੂਮਾ ਚੜ੍ਹਿਆ ਹੋਵੇ।੧। 

ਰਾਣੀ ਦੀ ਅਸੀਮ ਸੁੰਦਰਤਾ ਸੀ, ਜਿਸ ਦੀ ਪ੍ਰਭਾ ਨੂੰ ਵੇਖ ਕੇ ਸੂਰਜ ਦਬਿਆ ਦਬਿਆ 
ਰਹਿੰਦਾ ਸੀ। ਰਾਜਾ ਉਸ ਉਤੇ ਬਹੁਤ ਮੋਹਿਤ ਸੀ ਜਿਵੇਂ ਭੌਰਾ ਕਮਲ ਦੀ ਪੰਖੜੀ ਉਤੇ ਹੁੰਦਾ 
ਹੈ।੨। 

ਉਥੇ (ਇਕ) ਸ਼ਾਹ ਦੀ ਪੁੱਤਰੀ ਹੁੰਦੀ ਸੀ। ਉਸ ਨੇ (ਇਕ ਦਿਨ) ਰਾਜੇ ਦੀ ਸੁੰਦਰਤਾ 
ਵੇਖੀ। ਉਸ ਦਾ ਨਾਮ ਸੁਕੁਮਾਰ ਦੇਈ ਸੀ, ਜਿਸ ਵਰਗੀ ਧਰਤੀ ਉਤੇ ਕੋਈ ਇਸਤਰੀ ਨਹੀਂ 
ਹੋਈ ਸੀ।੩। 

ਸ਼ਾਹ ਦੀ ਪੁੰਤਰੀ ਨੇ ਮਨ ਵਿਚ ਕਿਹਾ ਕਿ ਜਦ ਦਾ ਉਸ ਨੂੰ ਵੇਖਿਆ ਹੈ, ਮਨ (ਉਸ 
ਵਿਚ) ਅਟਕ ਗਿਆ ਹੈ। ਕਿਹੜੇ ਯਤਨ ਨਾਲ ਰਾਜੇ ਨੂੰ ਪ੍ਰਾਪਤ ਕਰਾਂ ਅਤੇ (ਉਸ ਦੇ) ਮਨ 
ਤੋਂ ਪਹਿਲੀ ਇਸਤਰੀ ਨੂੰ _ਭੁਲਵਾ _ਦਿਆਂ।੪। 

ਉਸ ਨੇ ਸਾਰੇ ਅਤਿ ਉਤਮ ਬਸਤ੍ਰ _ਉਤਾਰ ਦਿੱਤੇ ਅਤੇ _ਮੇਖਲਾ ਆਦਿ ਬਸਤ੍ਰ _ਸ਼ਰੀਰ 
ਉਤੇ ਧਾਰਨ ਕਰ _ਲਏ। _ਉਸ (ਰਾਜੇ) ਦੇ ਦੁਆਰ ਉਤੇ ਧੂਣੀ ਧੁੰਮਾ ਦਿੱਤੀ। ਕਿਸੇ ਇਸਤਰੀ 
ਪੁਰਸ਼ ਨੇ (ਇਸ ਨੂੰ) ਨ ਵਿਚਾਰਿਆ।੫। 

ਜਦ ਕੁਝ ਦਿਨ ਬੀਤ ਗਏ, ਤਾਂ ਰਾਜਾ ਨਗਰ ਵੇਖਣ ਲਈ _ਨਿਕਲਿਆ। _ਸਾਰਿਆਂ 
ਧਾਰ ਕੇ _ਨਿਕਲਿਆ।੬। 


ਨਹੀ।੭। 

ਜੋ ਰਾਣੀ ਬਹੁਤ _ਦੁਰਾਚਾਰ ਕਰਦੀ ਹੈ, ਉਸ ਦੇ ਘਰ _ਰਾਜਾ ਨਿੱਤ ਜਾਂਦਾ ਹੈ। ਮੂਰਖ 
(ਰਾਜਾ) ਇਹ ਸਮਝਦਾ ਹੈ (ਕਿ ਇਹ) ਮੇਰੇ ਨਾਲ ਹਿਤ ਕਰਦੀ ਹੈ। ਪਰ ਉਹ ਨਿੱਤ ਯਾਰਾਂ 
ਨੂੰ ਨਾਲ ਲ। ਕੇ ਸੋਂਦੀ ਹੈ।੮। 

(ਜਦ) ਰਾਜੇ ਨੇ ਇਹ ਗੱਲ ਕੰਨਾਂ ਨਾਲ ਸੁਣੀ ਤਾਂ ਉਸ ਨੂੰ ਜਾ ਕੇ ਪੁਛਣ ਲਗਾ--। 
ਹੇ ਸਾਧ ਜੀ! ਇਥੋਂ ਦਾ ਰਾਜਾ ਕੀ _ਕਰੇ। ਜੋ ਤੁਸੀਂ ਕਹਿ ਰਹੇ ਹੋ, 
ਨਾਲ ਦੂਰ _ਕਰੇ।੯। 

(ਸਾਧ ਨੇ ਉੱਤਰ ਦਿੱਤਾ--) ਇਸ ਰਾਜੇ ਜੋਗ ਅਜਿਹੀ ਨਾਰੀ ਨਹੀਂ _ਹੈ। ਚਾਹੀਦਾ ਇਹ 
ਹੈ ਕਿ ਇਸ ਨੂੰ ਮਾਰ ਦਿੱਤਾ ਜਾਵੇ ਜਾਂ ਤੁਰੰਤ ਕਢ ਦਿੱਤਾ ਜਾਵੇ। ਚੰਗਾ ਇਹ ਹੈ ਕਿ ਉਸ ਕੋਲ 


ਛਿਣ ਭਰ ਲਈ ਵੀ ਨ ਜਾਇਆ ਜਾਏ ਜੋ ਇਸਤਰੀ ਰਾਤ ਦਿਨ ਦੁਰਾਚਾਰ ਕਰਦੀ _ਹੈ।੧0। 


੩੯੨ 


ਸੀ _ਦਸਮ-ਗ੍ੂੰਥ _ਸਾਹਿਬ 


ਕੇ ਜੋਗ ਏਕ ਤ੍ਰਿਯ ਅਹੀ। ਏਕ ਸਾਹ ਕੇ ਜਾਈ ਕਹੀ। 
ਜ੍ਯੋ ਇਹ ਨ੍ਰਿਪ _ਪੁਰਖਨ ਕੋ _ਰਾਜਾ। _ਤ੍ਯੋ _ਵਹੁ ਨਾਰਿ _ਤ੍ਰਿਯਨ _ਸਿਰਤਾਜਾ। _੧੧। 
ਰਾਜਾ 


ਕੋ ਗ੍ਰਿਹ ਲ੍ਯਾਵੈ। ਰਾਜ ਪਾਟ ਤਬ ਸਕਲ ਸੁਹਾਵੈ। 
ਤਾਹਿ _ਲਖੇ ਤ੍ਰਿਯ ਸਭ _ਦੁਰਿ _ਜਾਹੀ। ਜਿਮਿ ਉਡਗਨ ਰਵਿ ਕੀ ਪਰਛਾਹੀ। _੧੨। 


ਜਬ ਰਾਜੈ ਇਹ ਬਿਧਿ ਸੁਨ ਪਾਯੋ। ਇਹੈ ਮਤੋ ਜਿਯ ਮਾਝ ਪਕਾਯੋ। 
ਦੁਰਾਚਾਰਿ ਇਸਤ੍ਰੀ ਪਰਹਰੌ। ਨਿਜੁ _ਤ੍ਰਿਯ ਸਾਹ ਸੁਤਾ ਲੈ _ਕਰੋ। _੧੩। 


ਪ੍ਰਾਤੈ ਕਾਲ _ਧਾਮ _ਜਬ _ਆਯੋ। _ਨੇਗੀ _ਮਹਤਨ ਬੋਲਿ _ਪਠਾਯੋ। 
ਸਾਹ ਸੁਤਾ ਜਿਹ ਤਿਹ ਬਿਧਿ ਲਈ। ਰਾਨੀ _ਡਾਰਿ ਹਿਿਦੈ ਤੇ ਦਈ। _੧੪। 


ਦੰਹਰਾ 
ਇਹ ਚਰਿਤ੍ਰ ਤਹ _ਚੰਚਲਾ ਤਾ ਕੋ _ਚਰਿਤ ਦਿਖਾਇ। 
ਨਿਜੁ _ਤ੍ਰਿਯ ਸਾਥ _ਤੁਰਾਇ ਤਿਹ ਆਪਨ _ਭਜ੍ਯੋ __ਬਨਾਇ। _੧੫। _੧। 


/ਏੱਤਾ ਹੰ ਗਾਂਨਤ੍ ੫ਖ੍ਹਯਾਨੇ /ਤੈਯਾ ਲਾਠੇੜ੍ਹੇ ਹਾਂ ਭੂ ਅੰਝਾਦੇ ਤੀਨ ਤੋਂ ਚੱਦਹ ਲਾਠਤ੍ਹ ਆਤਮ 
ਡਤ ਤਮ ਸ੍ਤ/ _=੨55/ ੪੯੭੩/ %ਫਲੀੰ/ 


ਚੱਪਣਾ 
ਸਹਿਰ ਇਟਾਵਾ ਗੰਗ ਤੀਰ ਜਹ। ਪਾਲ ਸੁ ਪਛਿਮ ਹੁਤੇ ਨ੍ਰਿਪਤਿ ਤਹ। 
ਨਾਰਿ ਸੁ ਪਛਿਮ ਦੇ ਤਾ ਕੇ ਘਰ। ਸੁਰੀ ਨਾਗਨੀ ਨਰੀ ਨ _ਸਰਬਰ। ੧। 


ਬਾਢੀ ਏਕ _ਰਾਨਿਯਹਿ ਹੇਰਾ। ਮਦਨ ਦੇਹ ਤਬ ਹੀ ਤਿਹ ਘੇਰਾ। 
ਅਧਿਕ ਨੇਹ ਤਿਹ ਸਾਥ _ਬਢਾਯੋ। ਰਾਜਾ ਕੋ ਚਿਤ ਤੇ _ਬਿਸਰਾਯੋ। ੨। 


ਐਸੀ ਰਸਿਗੀ ਤਾ ਸੌ _ਨਾਰੀ। ਜਾ ਤੇ ਪਤਿ ਤਨ ਪ੍ਰੀਤਿ ਬਿਸਾਰੀ। 
ਗੇਰੂ _ਘੋਰਿ ਪਾਨ ਕਰਿ ਲੀਯੋ। ਮੁਖ ਤੇ ਡਾਰਿ ਲਖਤ ਨ੍ਰਿਪ ਦੀਯੋ। ੩। 


ਜਾਨਾ ਸ੍ਰੋਣ ਬਦਨ ਤੇ ਬਮਾ। ਨ੍ਰਿਪ ਮਨ ਮੈ ਇਹ ਸੂਲ ਨ ਛਮਾ। 
ਅਤਿ ਆਤੁਰ ਗ੍ਹੈ ਬੈਦ ਬੁਲਾਏ। ਚਿਹਨ ਰੋਗ ਤਿਹ ਨਾਰਿ ਸੁਨਾਏ। ੪। 


ਤਬ ਤਿਨ ਪੀ ਗੇਰੂ ਪ੍ਨਿ ਡਾਰਾ। ਸ੍ਰੋਣ ਬਮਾ _ਸਭਹੂਨ _ਬਿਚਾਰਾ। 
ਤਬ ਪਤਿ ਸੋ ਇਮ ਨਾਰਿ ਉਚਾਰੋ। ਅਬ ਰਾਨੀ ਕਹ ਮਰੀ _ਬਿਚਾਰੋਂ। ੫। 


ਰਾਨੀ ਕਹਤ ਨ੍ਰਿਪਤਿ ਸੋ _ਕਰਿਯਹੁ। ਮੇਰੋ ਬਹੁਰਿ ਨ ਬਦਨ _ਨਿਹਰਿਯਹੁ। 
ਔਰ ਸਖੀ ਕਾਹੂ ਨ ਦਿਥੈਯੋ। ਰਾਨੀ ਜਾਇ ਜਾਰ ਘਰਿ ਐਯੋ। ੬। 


ਚਰਿਤ੍ਰ ਪਾਖਿਆਨ ੩੯੩ 


ਰ੍ 
ਸਾ 
੍ 
੍ 
ਜ਼ 
ਕੰ 
ਕੂ 


ਜਾਣਗੀਆਂ) ਜਿਵੇਂ ਸੂਰਜ ਦੀ _ਪਰਛਾਈ ਪੈਣ _ਨਾਲ ਤਾਰੇ _(ਛਿਪ ਜਾਂਦੇ _ਹਨ)।੧੨। 
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਮਨ ਵਿਚ ਇਹ ਵਿਚਾਰ ਪੱਕਾ ਕੀਤਾ ਕਿ 

ਦੁਰਾਚਾਰੀ ਇਸਤਰੀ ਨੂੰ ਤਿਆਗ ਦੇਵੇ ਅਤੇ ਆਪਣੀ ਇਸਤਰੀ ਵਜੋਂ ਸ਼ਾਹ ਦੀ ਪੁੱਤਰੀ ਨੂੰ 

ਲੈ ਆਵੇ ।੧੩। 

ਬੁਲਾ 

੧੪। 


ਦੰਹਰਾ” 
ਇਹ ਚਰਿਤ ਉਸ ਇਸਤਰੀ ਨੇ ਉਸ (ਰਾਜੇ) ਨੂੰ ਵਿਖਾ ਕੇ ਉਸ ਨੂੰ ਆਪਣੀ ਇਸਤਰੀ 
ਨਾਲੋਂ ਤੋੜ ਦਿੱਤਾ ਅਤੇ ਆਪ _ਉਸ ਨਾਲ ਸੰਯੋਗ ਸੁਖ _ਮਾਣਨ _ਲਗੀ।੧੫। 


/ਏਥੋਂ ਨੰ ਲੰਰੇਤੁੱਪ/ਆਨ ਦੇ ਤੁੰਆ ਲਾੜਾ ਦੇ ਆਹਾ ਭੂਪ ਸਭਾ ਦੇ ੨੧੪ਵ' ਗਾਰੜ੍ਹ ਦੀ ਨਆਮਤਨ 
ਭਾ ਲਭ ਹ/ =੨੧5/ ੪੯੭੩/ ਚਲਦਾ? 

ਚੱਪਾਣ 

ਜਿਥੇ _ਗੰਗਾ ਨਦੀ ਦੇ ਕੈਢੇ ਇਟਾਵਾ ਨਗਰ ਸੀ, ਉਥੇ ਪਛਿਮ ਪਾਲ ਨਾਂ ਦਾ ਰਾਜਾ 
ਹੁੰਦਾ ਸੀ। ਉਸ ਦੇ ਘਰ ਪਛਿਮ ਦੇ (ਦੇਈ) ਨਾਂ ਦੀ ਇਸਤਰੀ ਸੀ। ਉਸ ਦੇ ਸਮਾਨ ਕੋਈ 
ਦੇਵਤਾ, _ਨਾਗ ਜਾਂ ਮਨੁੱਖ (ਨਰ) ਇਸਤਰੀ _ਨਹੀਂ_ਸੀ।੧। 

ਰਾਣੀ ਨੇ (ਇਕ ਵਾਰ) ਇਕ _ਬਾਢੀ (ਤਰਖਾਣ) ਨੂੰ ਵੇਖਿਆ ਤਦ ਹੀ ਉਸ ਦੀ ਦੇਹ 
ਨੂੰ ਕਾਮ ਦੇਵ ਨੇ ਘੇਰ ਲਿਆ (ਅਰਥਾਤ! ਕਾਮ ਨਾਲ ਆਤੁਰ ਹੋ ਗਈ)। ਉਸ ਨਾਲ 
(ਰਾਣੀ ਨੇ) ਬਹੁਤ ਪ੍ਰੇਮ ਵਧਾ ਲਿਆ ਅਤੇ ਰਾਜੇ ਨੂੰ ਚਿਤ ਤੋਂ ਭੁਲਾ ਦਿੱਤਾ।੨। 

ਉਸ ਨਾਲ (ਉਹ) ਇਸਤਰੀ ਅਜਿਹੀ ਲੀਨ ਹੋ_ਗਈ, ਜਿਸ ਕਰ ਕੇ ਉਸ ਨੇ 
ਦੀ ਪ੍ਰੀਤ ਨੂੰ ਭੁਲਾ ਦਿੱਤਾ। (ਉਸ ਨੇ ਇਕ ਦਿਨ) ਗੇਰੂ ਘੋਲ ਕੇ ਪੀ ਲਈ ਅਤੇ ਰਾਜੇ 
ਵੇਖਦੇ ਹੋਇਆਂ ਮੂੰਹੋਂ ਕਢ (ਉਲਟ) _ਦਿੱਤੀ।੩। 

(ਰਾਜੇ ਨੇ) ਸਮਝਿਆ (ਕਿ ਉਸ ਨੇ) ਮੂੰਹ ਤੋਂ ਲਹੂ 
ਇਹ ਦੁਖ (ਸੂਲ) ਨ ਸਹਾਰਿਆ ਗਿਆ। ਬਹੁਤ ਆਤੁਰ ਹੋ 
ਅਤੇ (ਵੈਦ ਨੂੰ) ਉਸ ਨਾਰੀ ਦੇ ਰੋਗ ਦੇ ਚਿੰਨ੍ਹ _ਦਸੇ।੪। 

ਤਦ ਉਸ (ਇਸਤਰੀ) ਨੇ ਫਿਰ ਗੇਰੂ ਪੀ ਲਿਆ। (ਉਸ ਨੂੰ) ਸਭ ਨੇ ਲਹੂ ਦੀ ਉਲਟੀ 
ਸਮਝਿਆ। ਤਦ ਉਸ ਇਸਤਰੀ ਨੇ ਪਤੀ ਨੂੰ ਕਿਹਾ-- ਹੁਣ ਰਾਣੀ ਨੂੰ ਮਰਿਆ ਹੀ ਸਮਝੋ।੫। 

ਰਾਣੀ ਰਾਜੇ ਨੂੰ ਕਹਿਣ ਲਗੀ ਕਿ (ਤੁਸੀਂ) (ਜੋ ਮੈਂ ਕਿਹਾ ਹੈ) ਉਹੀ _ਕਰਨਾ। ਮੇਰਾ 
ਮੂੰਹ ਫਿਰ ਨ ਵੇਖਣਾ। ਹੋਰ ਕਿਸੇ ਸਖੀ ਨੂੰ ਵੀ ਨਹੀਂ ਵਿਖਾਉਣਾ। ਰਾਣੀ ਨੂੰ ਜਾ ਕੇ ਸਾੜ ਕੇ 
ਹੀ ਘਰ _ਆਉਣਾ।੬। 


੩੯੪ 


ਸੀ _ਦਸਮ-ਗ੍ੂੰਥ _ਸਾਹਿਬ 


ਸਾਚ ਬਚਨ ਜੜ ਸੁਨਤ ਉਚਰਿ ਕੈ। ਦਮ ਕਹ ਰੋਕਿ ਗਈ ਜਨੁ ਮਰਿ ਕੈ। 
ਆਂਸੂ _ਪੁਲਿਤ ਅਖੀਆ ਪਤਿ ਭਈ। ਤਬ ਹੀ ਜਾਰ ਸਾਥ ਉਠਿ ਗਈ। ੭। 


ਆਂਖਿ ਪੂੰਛਿ ਨ੍ਰਿਪ ਹੇਰੈ ਕਹਾ। ਊਹਾ ਨ ਅੰਗ ਤਵਨ ਕੋ _ਰਹਾ। 


ਤਬ _ਸਖਿਯਨ ਇਹ ਭਾਤਿ ਉਚਾਰਿਯੋ। ਭੇਦ ਅਭੇਦ ਪਸੁ ਨ੍ਰਿਪ ਨ _ਬਿਚਾਰਿਯੋ। ੮। 


ਰਾਨੀ ਗਈ ਸਦੇਹ ਸੂਰਗ ਕਹ। ਛੋਰਿ ਗਈ ਹਮ ਕੋ ਕਤ ਮਹਿ ਮਹ। 
ਮੂਰਖ ਸਾਚੁ ਇਹੈ ਲਹਿ ਲਈ। _ਦੇਹ ਸਹਿਤ ਸੁਰਪੁਰ ਤ੍ਰਿਯ ਗਈ। ੯। 


ਜੇ ਜੇ ਪੁੰਨ੍ਯਵਾਨ ਹੈ ਲੋਗਾ। ਤੇ ਤੇ ਹੈ ਇਹ ਗਤਿ ਕੇ ਜੋਗਾ। 
ਜਿਨ ਇਕ ਚਿਤ ਹ੍ਹੈ ਕੈ ਹਰਿ ਧ੍ਯਾਯੋ। ਤਾ ਕੇ ਕਾਲ ਨਿਕਟ ਨਹਿ _ਆਯੋ। _੧0। 


ਇਕ ਚਿਤ ਜੋ ਧ੍ਯਾਵਤ ਹਰਿ ਭਏ। ਦੇਹ ਸਹਤ ਸੁਰਪੁਰ ਤੇ _ਗਏ। 
ਭੇਦ ਅਭੇਦ ਕੀ ਕ੍ਰਿਯਾ ਨ _ਪਾਈ। ਮੂਰਖ ਸਤਿ ਇਹੈ ਠਹਰਾਈ। _੧੧। ੧। 


/ਏੱਤਾ ਨੰ ਗਾਨਤ ੫ਲ੍ਹਯਾਨੇ /ਤੇਯਾ ਲਾਠੇਤ੍ਹ ਮਾਂ ਭੂਪ ਸੰਭਾਦੇ ਤੀਨ ਐਂ ਪਦ ਲਾਰੇਤ੍ਰ ਜ਼ਮਤਨਆ 
ਗਤ ਨਭਮਆ ਨ੍ਤ/ =੨9੫/ ੫੯੮੬/ %ਫ੍ਹੀ/ 
ਚੱਪਣਾ 
ਸਹਿਰ _ਸੁਨਾਰ _ਗਾਵ _ਸੁਨਿਯਤ _ਜਹ। _ਰਾਇ ਬੰਗਾਲੀ ਸੈਨ ਬਸਤ _ਤਹ। 
ਸੀ ਬੰਗਾਲ ਮਤੀ ਤਿਹ _ਰਾਨੀ। ਸੁੰਦਰ ਭਵਨ _ਚਤੂਦਸ _ਜਾਨੀ। _੧। 


ਬੰਗ ਦੇਇ ਦੁਹਿਤਾ ਇਕ ਤਾ ਕੇ। ਔਰ ਸੁੰਦਰੀ ਸਮ ਨਹਿ ਜਾ ਕੇ। 
ਤਿਨ ਇਕ ਪੁਰਖ ਨਿਹਾਰੋ ਜਬ ਹੀ। ਕਾਮ ਦੇਵ ਕੇ ਬਸਿ ਭੀ ਤਬ ਹੀ। ੨। 


ਸੂਰ ਸੂਰ ਕਹਿ ਭੂ ਪਰ ਪਰੀ। ਜਨੁ ਗਜ ਬੇਲ ਬਾਵ ਕੀ ਹਰੀ। 
ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ। ਕਾਮ ਭੋਗ ਰੁਚਿ ਮਾਨ ਮਚਾਇਸਿ। ੩। 


ਬਧਿ ਗੀ ਕੁਅਰਿ ਸਜਨ ਕੇ ਨੇਹਾ। ਜਿਮਿ ਲਾਗਤ ਸਾਵਨ ਕੋ _ਮੇਹਾ। 
ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ। ਤਾਤ ਮਾਤ ਆਈ ਸਖਿ ਸਭ ਘਰ। ੪। 


ਨ ਹੀ ਦਿਧਿਤ- ਕਹ ਨਿਹ. ਤੀ ਰਨ ਵੀ -ਕਗਜਿ 'ਪਧੀਨਿਕਰ 
ਜੋ ਮੈ ਕਹਤ ਤੁਮੈ ਸੋ _ਕਰਿਯਹੁ। ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ। ੫। 


ਤੁਮ ਕੌ ਤਾਤ ਮਾਤ ਦੁਖ ਹ੍ਹੈ ਹੈ। ਤੁਮਰੀ ਸੁਤਾ ਅਧੋਗਤ ਜੈ ਹੈ। 
ਹਮਰੋ ਕਛੂ _ਨ _ਸੋਕਹਿ _ਧਰਿਯਹੁ। _ਛਮਾਪਰਾਧ _ਹਮਾਰੋ __ਕਰਿਯਹੁ। _੬। 


ਚਰਿਤ੍ਰ ਪਾਖਿਆਨ ੩੯੫ 


ਮੂਰਖ (ਰਾਜੇ ਨੇ _ਰਾਣੀ ਨੂੰ) ਸਚਾ _ਬਚਨ _ਉਚਰਦਿਆਂ _ਸੁਣਿਆ। (ਉਸ ਨੇ) ਸੁਆਸ 
ਇਸ ਤਰ੍ਹਾਂ _ਰੋਕੇ ਮਾਨੋ ਮਰ ਹੀ ਗਈ ਹੋਵੇ। ਪਤੀ ਦੀਆਂ ਅੱਖਾਂ ਵਿਚ ਹੰਝੂ _ਨਿਕਲ ਆਏ। 
ਤਦੋਂ (ਰਾਣੀ ਮੋਕਾ ਤਾੜ ਕੇ) ਯਾਰ _ਨਾਲ ਨਿਕਲ _ਗਈ।੭। 

ਅੱਖਾਂ ਪੂੰਝ ਕੇ ਰਾਜਾ ਵੇਖਣ ਲਗਾ __(ਕਿ ਉਹ) ਕਿਥੇ ਗਈ ਹੈ। ਉਥੇ ਤਾਂ ਉਸ ਦਾ 
ਸ਼ਰੀਰ ਨਹੀਂ _ਸੀ। _ਤਦ _ਸਖੀਆਂ ਨੇ ਇਸ ਤਰ੍ਹਾਂ _ਕਿਹਾ। ਮੂਰਖ ਰਾਜਾ ਭੇਦ ਅਭੇਦ ਨੂੰ ਨ 


ਸਮਝ _ਸਕਿਆ।੮। 

ਸਮਝ _ਲਿਆ ਕਿ ਰਾਣੀ ਦੇਹ ਸਮੇਤ ਸਵਰਗ ਨੂੰ ਚਲੀ ਗਈ ਹੈ।੯। 
ਜਿਹੜੇ ਜਿਹੜੇ ਲੋਕ ਪੁੰਨਵਾਨ ਹਨ, ਉਹ 

ਉਨ੍ਹਾਂ ਦੇ ਨੇੜੇ _ਨਹੀਂ ਆ ਸਕਿਆ।੧0। 

ਸਚ ਮੰਨ _ਲਿਆ।੧੧। ਰ੍‌ 


(ਸਖੀਆਂ _ਕਹਿਣ _ਲਗੀਆਂ--) ਰਾਣੀ ਦੇਹ ਸਹਿਤ ਸਵਰਗ ਨੂੰ _ਚਲੀ ਗਈ ਹੈ। 
(ਪਤਾ ਨਹੀਂ) ਸਾਨੂੰ ਕਿਉਂ ਇਸ ਧਰਤੀ ਉਤੇ ਛਡ ਗਈ ਹੈ। ਮੂਰਖ (ਰਾਜੇ) ਨੇ ਇਸੇ ਨੂੰ ਸਚ 
ਉਹ _ਉਹ ਇਸ ਗਤੀ (ਸਵਰਗ _ਜਾਣ) ਦੇ 
ਯੋਗ _ਹਨ। ਜਿਨ੍ਹਾਂ ਨੇ ਇਕ ਚਿਤ ਹੋਕੇ ਪਰਮਾਤਮਾ _ਦੀ _ਆਰਾਧਨਾ _ਕੀਤੀ, (ਫਿਰ) ਕਾਲ 
ਜੋ ਇਕ ਮਨ ਨਾਲ ਹਰਿ ਦਾ ਧਿਆਨ ਧਰਦੇ _ਹਨ। ਉਹ ਦੇਹ ਸਮੇਤ ਸਵਰਗ 
ਜਾਂਦੇ ਹਨ। (ਮੂਰਖ ਰਾਜਾ) ਭੇਦ ਅਭੇਦ ਦੀ ਚਾਲ ਨੂੰ ਨ ਸਮਝਿਆ ਅਤੇ ਮੂਰਖ ਨੇ ਇਸੇ 
/ਏਥੋਂ ਨੰ ਲਾਰਤੁੱਪ/ਸਆਨ ਦੇ ਤੁੰਆ ਲਾਨਤ ਦੇ ਮਹਾਂ ਭੂਪ ਅੰਭਾਦ ਦੇ =9੫ਵੋ' ਗਾਰੈੜ੍ਹ ਦੀ ਨਆਘਤਨ 
ਭਾ ਲਭ ਹੀ/ =੨੧੫੪/ ੫੯੮#/ ਲਲਦਾ/ 


02੧੨ ॥੨੧੨ 


ਜੱਪਣਾ 

ਜਿਥੇ _ਸੁਨਾਰ ਗਾਂਵ ਨਾਂ ਦਾ (ਇਕ) ਸ਼ਹਿਰ ਸੁਣੀਂਦਾ ਸੀ, _ਉਥੇ _ਬੰਗਾਲੀ ਸੈਨ ਦਾ 
ਰਾਜਾ ਰਹਿੰਦਾ ਸੀ। ਬੰਗਾਲ ਮਤੀ ਉਸ ਦੀ ਰਾਣੀ ਸੀ। ਉਹ ਚੌਦਾਂ ਲੋਕਾਂ ਵਿਚ ਸੁੰਦਰ ਜਾਣੀ 
ਜਾਂਦੀ _ਸੀ।੧। 

ਉਸ ਦੇ (ਘਰ) ਇਕ ਬੰਗ ਦੇਈ ਨਾਂ ਦੀ ਧੀ ਸੀ। ਉਸ ਵਰਗੀ ਕੋਈ ਹੋਰ ਸੁੰਦਰੀ 
ਨਹੀਂ ਸੀ। ਉਸ ਨੇ ਜਦ ਹੀ ਇਕ ਪੁਰਸ਼ ਵੇਖਿਆ, ਤਦ ਕਾਮ ਦੇਵ ਦੇ ਵਸ ਵਿਚ ਹੋ ਗਈ।੨। 

ਉਹ 'ਸੂਲ ਸੂਲ” ਕਹਿੰਦੀ ਹੋਈ ਧਰਤੀ ਉਤੇ ਡਿਗ ਪਈ, ਮਾਨੋ ਹਵਾ (ਦੇ ਝੋਂਕੇ) ਨਾਲ 
ਟੁੱਟੀ ਹੋਈ ਨਾਗ ਵੇਲ (ਧਰਤੀ ਉਤੇ ਡਿਗੀ ਹੋਵੇ)। ਹੋਸ਼ ਆਉਣ ਤੇ ਉਸ ਨੇ ਛਬਿ ਰਾਇ ਨੂੰ 
ਬੁਲਾਇਆ ਅਤੇ (ਉਸ ਨਾਲ) ਰੁਚੀ ਪੂਰਵਕ _ਕਾਮ-ਕ੍ਰੀੜਾ _ਕੀਤੀ।੩। 

ਰਾਜ ਕੁਮਾਰੀ ਸਜਨ ਦੇ ਪ੍ਰੇਮ ਵਿਚ ਇਸ ਪ੍ਰਕਾਰ ਬੰਨ੍ਹੀ ਗਈ, ਜਿਵੇਂ ਸਾਵਣ ਦਾ ਮੀਂਹ 
ਵਰ੍ਹ ਰਿਹਾ ਹੋਵੇ। ਉਹ ਸੂਲ ਸੂਲ” ਕਹਿੰਦੀ ਹੋਈ ਧਰਤੀ ਉਤੇ ਡਿਗ ਪਈ। _(ਉਸ ਦੇ) ਮਾਤਾ 
ਪਿਤਾ ਅਤੇ _ਸਖੀਆਂ _ਘਰ ਆ ਗਈਆਂ।੪। 

(ਸਖੀ ਨੇ _ਕਿਹਾ--) ਹੇ ਮਾਤਾ! (ਤੁਸੀਂ ਆਪਣੀ) ਪੁੱਤਰੀ ਨੂੰ ਪਰੀ ਕਰ _ਕੇ _ਸਮਝੋ। 
ਕੁਮਾਰੀ ਇਸੇ (ਪਰੀ ਵਾਲੇ) ਸ਼ਰੀਰ ਵਿਚ _ਜੀਉਂਦੀ ਮੰਨੋ। ਜੋ ਮੈਂ ਕਹਿੰਦੀ ਹਾਂ, ਤੁਸੀਂ ਉਹੀ 
ਕਰਨਾ। ਇਸ ਦਾ ਕਫ਼ਨ ਚੁਕ ਕੇ ਮੂੰਹ ਵੀ ਨਹੀਂ _ਵੇਖਣਾ।੫। 

ਹੇ ਮਾਤਾ ਪਿਤਾ! ਤੁਹਾਨੂੰ ਦੁਖ ਹੋਵੇਗਾ, (ਪਰ ਅਜਿਹਾ _ਕਰਨ ਨਾਲ) ਤੁਹਾਡੀ ਪੁੰਤਰੀ 
ਅਧੋਗਤੀ ਨੂੰ ਪ੍ਰਾਪਤ _ਹੋਵੇਗੀ। (ਉਹ _ਕਹਿ ਗਈ ਹੈ ਕਿ) ਮੇਰਾ ਕਦੇ ਦੁਖ ਨ ਮਨਾਉਣਾ 
ਅਤੇ ਮੇਰੇ ਅਪਰਾਧ ਮਾਫ਼ ਕਰ _ਦੇਣਾ।੬। 


੩੯੬ 


ਸੀ _ਦਸਮ-ਗ੍ੰਥ _ਸਾਹਿਬ 


ਰਵਿ ਸਸਿ ਕੌ ਮੈ ਮੁਖ ਨ ਦਿਖਾਰਾ। ਅਬ ਹੇਰੈ ਕਸ ਅੰਗਨ _ਹਮਾਰਾ। 
ਸਾਸ ਘੂਟਿ ਜਨੁ ਕਰਿ ਮਰਿ ਗਈ। ਸਖਿਯਨ ਲਪਿਟਿ ਬਸਤੁ ਮਹਿ ਲਈ। _੭। 


ਬਕਰੀ _ਬਾਧਿ _ਸਿਰ੍ਹੀ ਮਧਿ _ਦੀਨੀ। ਛੋਰ ਬਸਤ੍ਰ _ਪਿਤੁ ਮਾਤ ਨ ਚੀਨੀ। 
ਦੁਹੂੰ ਸੁਤਾ ਕੋ _ਬਚਨ _ਸੰਭਾਰਾ। ਸਲ ਕੇ ਮਾਝ _ਬਕਰਿਯਹਿ _ਜਾਰਾ। ੮। 


ਗਈ ਜਾਰ ਸੰਗ _ਰਾਜ ਕੁਮਾਰੀ। ਭੇਦ ਅਭੇਦ ਕਿਨੀ ਨ __ਬਿਚਾਰੀ। 
ਦੁਹਿਤਾ ਮਰੀ _ਜਾਰਿ ਜਨੁ _ਦੀਨੀ। ਤ੍ਰਿਯ ਚਰਿਤੂ ਕੀ ਕ੍ਰਿਯਾ ਨ __ਚੀਨੀ। ੯। ੧। 


/ਏੱਤਾ ਹੰ ਗਾਂਨਤ ੫ਲ੍ਯਾਨੇ /ਤੈਯਾ ਲਾੜੇ ਅੰ ਭੂ ਸੰਭਾਦੇ ਤੀਨ ਐਂ ਸੋਲਹ ਲਾਰੇੜ੍ਹ ਸ਼ਮਪਤਨਆ 
ਡਾ ਨਭਮਆ ਨ੍ਤ/ =੨%੬/ ੫੯੯ਤ/ ਅਫਲੀੰ/ 
ਦੱਪਣ? 
ਮੰਤ੍ਰੀ ਕਥਾ _ਉਚਾਰੀ ਔਰੈ। _ਰਾਜਾ ਦੇਸ ਬੰਗਲਾ ਗੌਰੈ। 
ਸਮਨ ਪ੍ਰਭਾ ਤਾ ਕੀ _ਪਟਰਾਨੀ। ਜਿਹ _ਸਮ ਸੁਨੀ ਨ __ਕਿਨੀ _ਬਖਾਨੀ। _੧। 


ਪੁਹਪ ਪ੍ਰਭਾ ਇਕ ਰਾਜ _ਦੁਲਾਰੀ। ਬਹੁਰਿ _ਬਿਧਾਤਾ ਤਸਿ ਨ __ਸਵਾਰੀ। 
ਤਾ ਕੀ ਆਭਾ ਜਾਤ ਨ _ਕਹੀ। ਜਨੁ _ਕਰਿ ਫੂਲਿ ਅਬਾਸੀ ਰਹੀ। ੨। 


ਭੂਮਿ ਗਿਰੀ ਤਾ ਕੀ ਸੁੰਦਰਾਈ। ਤਾ ਤੇ ਅਬਾਸੀ ਲਈ _ਲਲਾਈ। 
ਗਾਲ੍ੂਨ ਤੇ ਜੋ ਰਸ ਚੁਇ ਪਰਾ। ਭਯੋ ਗੁਲਾਬ ਤਿਸੀ ਤੇ ਹਰਾ। ੩। 


ਜੋਬਨ ਜਬ ਆਯੋ ਅੰਗ ਤਾ ਕੇ। ਸਾਹ ਏਕ ਆਯੋ ਤਬ ਵਾ ਕੇ। 
ਏਕ ਪੁਤੁ ਸੁੰਦਰਿ ਤਿਹ ਸੰਗਾ। ਜਨ ਮਨਸਾ ਦੈ ਜਏ _ਅਨੰਗਾ। _੪। 


ਗਾਜੀ ਰਾਇ ਨਾਮ ਤਿਹ ਨਰ ਕੋ। ਕੰਕਨ ਜਾਨ ਕਾਮ ਕੇ ਕਰ ਕੋ। 

ਭੂਖਨ ਕੋ ਭੂਖਨ ਤਿਹ ਮਾਨੋ। _ਦੂਖਨ ਕੋ _ਦੂਖਨ _ਪਹਿਚਾਨੋ। _੫। 

ਪੁਹਪ ਪੂਭਾ ਤਾ ਕੋ ਜਬ _ਲਹਾ। ਮਨ ਬਚ ਕਰਮ ਐਸੇ ਕਰ ਕਹਾ। 

ਐਸਿ ਕਰੌ ਮੈ ਕਵਨ ਉਪਾਈ। ਮੋਰਿ ਇਹੀ ਸੰਗ ਹੋਇ ਸਗਾਈ। ੬। 

ਪ੍ਾਤਹਿ ਕਾਲ _ਸੁਯੰਬਰ _ਕਿਯਾ। ਕੁੰਕਮ _ਡਾਰਿ _ਤਿਸੀ ਪਰ _ਦਿਯਾ। 

ਅਰੁ ਪੁਹਪਨ ਤੈ ਡਾਰਿਸਿ ਹਾਰਾ। ਹੇਰਿ ਰਹੇ ਮੁਖ ਭੂਪ ਅਪਾਰਾ। ੭। 

ਤਿਹ ਨ੍ਰਿਪ ਸੁਤ _ਸਭਹੂੰ _ਕਰਿ _ਜਾਨਾ। ਸਾਹ ਪੁਤੁ _ਕਿਨਹੂੰ ਨ ਪਛਾਨਾ। 

ਮਾਤ ਪਿਤਾ ਨਹਿ ਭੇਦ ਬਿਚਰਾ। ਇਹ ਛਲ ਕੁਅਰਿ ਸਭਨ ਕਹ _ਛਰਾ। ੮। ੧। 


/ਏੱਤਾ ਨੰ ਗਾਠਤ੍ ਪਲ੍ਹਯਾਨੇ /ਤਰ੍‌ਯਾ ਗਰਤ੍ੇ ਮੰਤ ਝੁਪ ਅੰਭਾਏੇ ਤਨ ਸੋਂ ਸਤੂਹ ਲਠੇਤ _ਨਆਮਤਨ 
ਗਤ ਨਭਨ ਸਤ? ੨੧੭/ &075/ %ਫ੍ਹੀ/ 


ਚਰਿਤ੍ਰ ਪਾਖਿਆਨ ੩੯੭ 


ਮੈਂ ਸੂਰਜ ਅਤੇ ਚੰਦੂਮਾ ਨੂੰ ਮੁਖ ਨਹੀਂ ਵਿਖਾਇਆ, (ਫਿਰ) ਹੁਣ ਕੋਈ ਮੇਰਾ ਸ਼ਰੀਰ 
ਕਿਸ ਲਈ ਵੇਖੇ। (ਇੰਜ ਪੁਤੀਤ ਹੁੰਦਾ ਹੈ) ਮਾਨੋ ਸਾਹ ਘੁਟ ਕੇ ਮਰ ਗਈ ਹੋਵੇ। ਸਖੀਆਂ ਨੇ 
ਉਸ ਨੂੰ ਬਸਤ੍ਰਾਂ ਵਿਚ ਲਪੇਟ _ਲਿਆ।੭। 

(ਉਨ੍ਹਾਂ ਨੇ) ਸਿੜ੍ਹੀ (ਅਰਥੀ ਦੇ ਤਖਤੇ) ਵਿਚ _ਬਕਰੀ ਬੰਨ੍ਹ _ਦਿੱਤੀ। ਮਾਤਾ ਪਿਤਾ ਨੇ ਵੀ 
ਕਪੜਾ ਚੁਕ ਕੇ ਨ ਵੇਖਿਆ। ਦੋਹਾਂ ਨੇ ਪੁੰਤਰੀ ਦਾ ਬਚਨ ਯਾਦ _ਰਖਿਆ। ਚਿੱਤਾ (“ਸਲ”) 
ਨੂੰ ਸਾੜ _ਦਿੱਤਾ।੮। 

ਰਾਜ ਕੁਮਾਰੀ ਯਾਰ ਨਾਲ ਚਲੀ ਗਈ। ਕਿਸੇ ਨੇ ਵੀ ਭੇਦ ਅਭੇਦ ਨੂੰ ਨ ਵਿਚਾਰਿਆ। 
(ਉਨ੍ਹਾਂ ਨੇ) ਪੁੱਤਰੀ ਨੂੰ ਮਰਿਆ ਜਾਣ ਕੇ ਸਾੜ ਦਿੱਤਾ, ਪਰ ਇਸਤਰੀ ਦੇ ਚਰਿਤ੍ਰ ਦੀ ਗਤੀ 
ਨੂੰ ਨ _ਸਮਝਿਆ।੯। 

ਏਥੋਂ ਗੰ ਗੰਰੇਤੁੱਪ/ਮਆਨ ਦੇ ਤੁਆ ਗਾਰੇੜੂ ਦੇ ਮੰਤ ਡੁਪ ਸੰਭਾਦ ਦੇ =੧੫ਵੇ' ਗਾਰੇਤੂਹ ਦੀ ਸਨਅਤ 

ਭਾ ਲਭ ਹ/ _੨%੬/ ੫੯੯੩੭ ਲਲਦਾ/ 


ਜੱਪਣਾ 

ਮੰਤ੍ਰੀ ਨੇ ਹੋਰ ਕਥਾ ਦਾ ਬਖਾਨ ਕੀਤਾ ਕਿ ਬੰਗਲਾ ਦੇਸ ਦਾ (ਇਕ) ਗੌੜ ਰਾਜਾ _ਸੀ। 
ਸਮਨ ਪੁਭਾ ਉਸ _ਦੀ _ਪਟਰਾਣੀ ਸੀ ਜਿਸ ਵਰਗੀ ਨ (ਕੋਈ ਹੋਰ) ਸੁਣੀ ਹੈ ਅਤੇ ਨ ਹੀ 
ਕਿਸੇ ਦਸੀ ਹੈ।੧। 

(ਉਨ੍ਹਾਂ ਦੀ) ਪੁਹਪ ਪ੍ਰਭਾ ਨਾਂ ਦੀ ਇਕ ਪੁੱਤਰੀ ਸੀ। _ਉਸ _ਵਰਗੀ ਵਿਧਾਤਾ ਨੇ ਹੋਰ 
ਨਹੀਂ _ਬਣਾਈ। _ਉਸ _ਦੀ ਸੁੰਦਰਤਾ ਦਾ ਵਰਣਨ _ਨਹੀਂ ਕੀਤਾ ਜਾ _ਸਕਦਾ। (ਇੰਜ ਲਗਦੀ 
ਸੀ) ਮਾਨੋ _ਗੁਲਬਾਸੀ _ਖਿੜੀ _ਹੋਵੇ।੨। 

ਉਸ ਦੀ ਸੁੰਦਰਤਾ ਧਰਤੀ ਉਤੇ _ਵਿਛੀ ਪਈ ਸੀ, (ਮਾਨੋ) ਉਸ ਤੋਂ ਗੁਲਬਾਸੀ ਨੇ 
ਲਾਲੀ ਲਈ ਹੋਵੇ। (ਉਸ ਦੀਆਂ) ਗਲ੍ਹਾਂ ਤੋਂ ਜੋ ਰਸ ਚੋਇਆ ਹੋਇਆ ਸੀ, ਉਸੇ ਤੋਂ ਗੁਲਾਬ 
ਹਰਾ ਭਰਾ ਹੋਇਆ ਸੀ।੩। 

ਜਦੋਂ ਉਸ ਦੇ ਸ਼ਰੀਰ ਵਿਚ ਜੋਬਨ ਆਇਆ, ਤਾਂ ਉਸ ਪਾਸ ਇਕ ਸ਼ਾਹ ਆਇਆ। 
ਉਸ (ਸ਼ਾਹ) ਨਾਲ ਇਕ ਸੁੰਦਰ ਪੁੱਤਰ ਸੀ, ਮਾਨੋ ਮਨਸਾ ਨੂੰ ਦੋ ਕਾਮ ਦੇਵਾਂ ਨੂੰ ਜਨਮ ਦਿੱਤਾ 
ਹੋਵੇ।੪। 

ਉਸ ਬੈਦੇ ਦਾ ਨਾਂ ਗਾਜੀ ਰਾਇ ਸੀ, ਮਾਨੋ ਕਾਮ ਦੇਵ ਦੇ ਹੱਥ ਦਾ ਕੜਾ ਹੋਵੇ। ਉਸ 
ਨੂੰ ਗਹਿਣਿਆਂ ਨੂੰ ਸਜਾਉਣ ਵਾਲਾ ਮਨੋ ਅਤੇ ਦੋਖੀਆਂ ਨੂੰ ਦੁਖੀ ਕਰਨ _ਵਾਲਾ _ਸਮਝੋ।੫। 

ਪੁਹਪ ਪੂਰਭਾ ਨੇ ਜਦੋਂ ਉਸ ਨੂੰ ਵੇਖਿਆ, ਤਾਂ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ 
ਕਿਹਾ--। ਮੈਂ ਅਜਿਹਾ ਕਿਹੜਾ _ਉਪਾ ਕਰਾਂ ਕਿ ਮੇਰੀ ਇਸ ਨਾਲ _ਮੌਗਣੀ ਹੋ ਜਾਏ।੬। 


ਸਵੇਰ ਵੇਲੇ ਹੀ ਉਸ ਨੇ ਸੁਅੰਬਰ ਕਰ ਦਿੱਤਾ ਅਤੇ ਉਸੇ ਉਤੇ ਕੇਸਰ ਪਾ ਦਿੱਤਾ। 
ਅਤੇ ਫੁਲਾਂ ਦਾ ਹਾਰ ਵੀ ਪਾ ਦਿੱਤਾ। ਹੋਰ ਅਨੇਕਾਂ ਰਾਜੇ ਮੂੰਹ ਵੇਖਦੇ ਰਹਿ _ਗਏ।੭। 

ਸਭ ਨੇ ਉਸ ਨੂੰ ਰਾਜ-ਕੁਮਾਰ ਸਮਝ ਲਿਆ, ਸ਼ਾਹ ਦਾ ਪੁੱਤਰ ਕਿਸੇ ਨੇ ਨ _ਪਛਾਣਿਆ। 
ਮਾਤਾ ਪਿਤਾ ਨੇ ਵੀ ਭੇਦ ਨ ਸਮਝਿਆ। ਇਸ ਤਰ੍ਹਾਂ ਰਾਜ ਕੁਮਾਰੀ ਨੇ ਸਭ ਨੂੰ ਛਲ ਲਿਆ।੮। 


/ਏਥੋ ਨੰ ਲਾਰਤੁੱਪ/ਨਆਨ ਦੇ ਤੂੰਆ ਗਾਹੇੜ੍ਹ ਦੇ ਮੰਤ ਡੂਪ ਸੰਠਾਦ ਦੇ ਤ%੭ਵ' ਗਾਰੜ੍ਹ ਦੀ ਨਆਘਤ 
ਭਾ ਲਭ ਹੀ/ 25%੭/ &0%/5/ ਚਲਦਾ? 


੩੮੯੮ 


ਸੀ _ਦਸਮ-ਗ੍ੂੰਥ _ਸਾਹਿਬ 


ਚੱਘਣ/ 
ਮਰਗਜ ਸੈਨ ਹੁਤੋ ਇਕ ਨ੍ਰਿਪ ਬਰ। ਮਰਗਜ ਦੇਇ ਨਾਰਿ ਜਾ ਕੇ ਘਰ। 
ਰੂਪਵਾਨ _ਧਨਵਾਨ _ਬਿਸਾਲਾ। _ਭਿਛਕ _ਕਲਪਤਰੁ _ਦੂਜਨਨ _ਕਾਲਾ। _੧। 


ਮੂੰਗੀ ਪਟਨਾ ਦੇਸ ਤਵਨ _ਕੋ। _ਜੀਤਿ ਕਵਨ _ਰਿਪੁ ਸਕਤ ਜਵਨ ਕੋ। 
ਅਪੁਮਾਨ ਤਿਹ ਪ੍ਰਭਾ _ਬਿਰਾਜੈ। _ਸੁਰ ਨਰ _ਨਾਗ _ਅਸੁਰ ਮਨ ਲਾਜੈ। _੨। 


ਏਕ ਪੁਰਖ _ਰਾਨੀ _ਲਖਿ _ਪਾਯੋ। _ਤੇਜਮਾਨ _ਗੁਨਮਾਨ _ਸਵਾਯੋ। 
ਪੁਹਪ ਰਾਜ ਜਨੁ ਮਧਿ ਪੁਹਪਨ ਕੇ। ਚੋਰਿ ਲੇਤਿ ਜਨੁ ਚਿਤ ਇਸਤ੍ਰਿਨ ਕੇ। ੩। 


ਨੱਰਠਾ 
ਰਾਨੀ ਲਯੋ ਬੁਲਾਇ ਤਵਨ ਪੁਰਖ _ਅਪਨੇ _ਸਦਨ। 
ਅਤਿ ਰੁਚਿ ਅਧਿਕ ਬਢਾਇ ਤਾ ਸੌ ਰਤਿ ਮਾਨਤ ਭਈ। ੪। 
ਦੱਪਣ? 
ਤਬ ਲਗਿ ਨਾਥ ਧਾਮ ਤਿਹ ਆਯੋ। _ਮਨਹਾਂਤਰ ਤ੍ਰਿਯ _ਜਾਰ _ਛਪਾਯੋ। 
ਬਹੁ _ਬੁਗਚਾ ਆਗੇ ਦੈ ਡਾਰੇ। ਤਾ ਕੇ ਜਾਤ ਨ ਅੰਗ ਨਿਹਾਰੇ। ੫। 


ਬਹੁ ਚਿਰ ਤਹ ਬੈਠਾ ਨ੍ਰਿਪ ਰਹਾ। ਭਲਾ ਬੁਰਾ ਕਛੁ ਭੇਦ ਨ ਲਹਾ। 
ਜਬ ਹੀ ਉਠਿ ਅਪਨੋ ਘਰ ਆਯੋ। ਤਬ ਹੀ ਤ੍ਰਿਯ ਘਰ ਮੀਤ ਪਠਾਯੋ। ੬। ੧। 


/ਏੱਤਾ ਹੰ ਲਾਂਠਤ੍ਹ ੫ਖ੍ਹਯਾਨੇ /ਤੈਯਾ ਲਾਰੇਤ੍ੇ ਮੰਨੀ ਭੂਖ ਸੱਠਾਏੇ ਤਨ ਐਂ ਅਠਾਰਹਾ ਲਾਰੇੜ੍ਹ ਨਆਪਤਨਆ 
ਡੇ ਨਭ#ਆ ਸਤ? ਤ5੮/ ੬07੭7 %ਫ੍ਹੀ/ 
ਚੱਪਣਾ 
ਸੁਨੋ ਨ੍ਰਿਪਤਿ ਮੈ ਭਾਖਤ _ਕਥਾ। ਜਹ ਮਿਲਿ ਦੇਵ ਸਮੁਦ ਕਹ ਮਥਾ। 
ਤਹਾ ਸੁਬਰਤ ਨਾਮਾ ਮੁਨਿ ਰਹੈ। ਅਧਿਕ ਬੂਤੀ ਜਾ ਕਹ ਜਗ _ਕਹੈ। ੧। 


ਤ੍ਰਿਯ ਮੁਨਿ ਰਾਜ ਮਤੀ ਤਿਹ ਰਹੈ। ਰੂਪ ਅਧਿਕ ਜਾ ਕੋ ਸਭ ਕਹੈ। 
ਅਸਿ ਸੁੰਦਰਿ ਨਹਿ ਔਰ ਉਤਰੀ। ਹੈ ਹੂੰ ਹੈ ਨ ਬਿਧਾਤਾ ਕਰੀ। ੨। 


ਸਾਗਰ _ਮਥਨ ਦੇਵ ਜਬ _ਲਾਗੇ। _ਮਥ੍ਯੋ ਨ ਜਾਇ ਸਗਲ ਦੁਖ ਪਾਗੇ। 
ਤਬ ਤਿਨ ਤ੍ਰਿਯ ਇਹ ਭਾਤਿ ਉਚਾਰੋ। ਸੁਨੋ ਦੇਵਤਿਯੋ ਬਚਨ _ਹਮਾਰੋ। _੩। 


ਜੋ ਬਿਧਿ ਧਰੈ ਸੀਸ ਪਰ ਝਾਰੀ। ਪਾਨਿ ਭਰੈ ਜਲ ਰਾਸਿ ਮੰਝਾਰੀ। 
ਮੇਰੋ ਧੂਰਿ ਪਗਨ _ਕੀ_ਧੋਵੈ। ਤਬ ਯਹ ਸਫਲ ਮਨੋਰਥ ਹੋਵੈ। ੪। 


ਚਰਿਤ੍ਰ ਪਾਖਿਆਨ ੩੯੯ 


ਚੱਪਾਣ 

ਮਰਗਜ ਸੈਨ ਨਾਂ ਦਾ ਇਕ ਚੰਗਾ ਰਾਜਾ ਸੀ। ਉਸ ਦੇ ਘਰ ਮਰਗਜ ਦੇਈ ਨਾਂ ਦੀ 
ਇਸਤਰੀ _ਸੀ। (ਰਾਜਾ) ਬਹੁਤ _ਰੂਪਵਾਨ ਅਤੇ _ਧਨਵਾਨ _ਸੀ। _ਮੰਗਤਿਆਂ ਲਈ _ਉਹ _ਕਲਪਤਰੂ 
(ਦੇ ਸਮਾਨ) ਸੀ ਅਤੇ ਦੁਰਜਨਾਂ ਲਈ _ਕਾਲ (ਦਾ ਹੀ ਰੂਪ _ਸੀ)।੧। 

ਮੂੰਗੀ ਪਟਨ ਉਸ ਦਾ ਦੇਸ ਸੀ, ਜਿਸ ਨੂੰ ਕੋਈ ਵੈਰੀ ਵੀ ਜਿਤ ਨਹੀਂ ਸਕਦਾ _ਸੀ। 
ਉਸ ਦੀ ਪੁਭਾ ਅਸੀਮ ਸੀ। (ਉਸ ਦੇ ਸਾਹਮਣੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮਨ ਵਿਚ 
ਲਜਿਤ ਹੁੰਦੇ ਸਨ।੨। 

ਰਾਣੀ ਨੇ ਇਕ ਪੁਰਸ਼ ਨੂੰ ਵੇਖਿਆ (ਜੋ ਰਾਜੇ ਤੋਂ) ਗੁਣ ਅਤੇ ਤੇਜ ਵਿਚ ਸਵਾਇਆ 
ਸੀ। ਉਹ ਮਾਨੋ ਫੁਲਾਂ ਵਿਚੋਂ ਉਤਮ ਫੁਲ ਹੋਵੇ ਅਤੇ ਇਸਤਰੀਆਂ ਦਾ ਮਾਨੋ ਚਿਤ _ਚੁਰਾਉਣ 
ਵਾਲਾ ਹੋਵੇ।੩। 
ਨੱਰਠਾ 

ਰਾਣੀ ਨੇ ਉਸ ਪੁਰਸ਼ ਨੂੰ ਆਪਣੇ ਘਰ ਬੁਲਾਇਆ ਅਤੇ ਬਹੁਤ ਰੁਚੀ ਵਧਾ ਕੇ ਉਸ 
ਨਾਲ _ਕਾਮ-ਕ੍ਰੀੜਾ _ਕੀਤੀ।੪। 
ਚੱਪਾਣ 

ਤਦ ਤਕ ਉਸ ਦਾ ਪਤੀ ਘਰ ਆ ਗਿਆ। ਇਸਤਰੀ ਨੇ ਯਾਰ ਨੂੰ _ਮੰਨ੍ਹੀ _(ਪੜਛਤੀ) 
ਹੇਠਾਂ ਲੂਕਾ _ਦਿੱਤਾ। (ਉਸ ਦੇ) ਅਗੇ ਬਹੁਤ ਸਾਰੀਆਂ _ਗਠੜੀਆਂ _ਰਖ _ਦਿੱਤੀਆਂ ਤਾਂ ਜੋ ਉਸ 
ਦਾ (ਕੋਈ) ਅੰਗ ਨ ਵੇਖਿਆ ਜਾ ਸਕੇ।੫। 

ਰਾਜਾ ਬਹੁਤ ਦੇਰ ਉਥੇ _ਬੈਠਾ ਰਿਹਾ ਅਤੇ ਭਲੇ ਬੁਰੇ ਦਾ ਕੁਝ ਵੀ ਭੇਦ ਨ ਪਾ 
ਸਕਿਆ। ਜਦੋਂ ਹੀ ਉਠ ਕੇ ਆਪਣੇ ਘਰ ਆਇਆ ਤਦੋਂ ਹੀ ਇਸਤਰੀ ਨੇ ਮਿਤਰ ਨੂੰ (ਮੰਨ੍ਹੀ 
ਹੇਠੋਂ ਕਢ ਕੇ) ਘਰ ਭੇਜ _ਦਿੱਤਾ।੬। 


/ਏਥੋਂ ਨੰ ਲਾਠਤੁੱਪ/ਨਆਨ ਦੇ ਤੂੰਆ ਲਾਰੜ੍ਹ ਦੇ ਮੰਡੀ ਝੂਪ ਸੰਭਾਦ ਦੇ ਤ੧੮ਵ' ਗਾਰੜ੍ਹ ਦੀ ਨਆਪਤੀ 
ਭਾ ਡ੍ਭ _ਹੈ/ ੨5੮7 &67602/ ਜਲਦਾ/ 


ਚੱਪਾਣ 

ਹੇ ਰਾਜਨ! ਸੁਣੋ, (ਤੁਹਾਨੂੰ) ਮੈਂ ਇਕ _ਕਥਾ ਸੁਣਾਉਂਦਾ ਹਾਂ। ਜਿਥੇ ਦੇਵਤਿਆਂ (ਅਤੇ 
ਦੈਂਤਾਂ) ਨੇ ਮਿਲ ਕੇ ਸਮੁੰਦਰ ਨੂੰ ਮਥਿਆ ਸੀ, ਉਥੇ ਸੁਬਰਤ ਨਾਂ ਦਾ ਇਕ ਮੁਨੀ ਰਹਿੰਦਾ ਸੀ। 
ਉਸ ਨੂੰ ਸਾਰਾ ਸੰਸਾਰ ਬਹੁਤ _ਬੂਤੀ ਕਹਿੰਦਾ _ਸੀ।੧। 


ਮੁਨੀ ਦੀ ਇਸਤਰੀ ਰਾਜ ਮਤੀ ਵੀ ਉਥੇ ਰਹਿੰਦੀ ਸੀ। ਉਸ ਨੂੰ ਸਭ ਬਹੁਤ _ਰੂਪਵਾਨ 
ਕਹਿੰਦੇ ਸਨ। ਇਹੋ ਜਿਹੀ ਸੁੰਦਰੀ ਕੋਈ ਹੋਰ (ਸੰਸਾਰ ਵਿਚ) ਪੈਦਾ ਨਹੀਂ ਹੋਈ ਸੀ। ਵਿਧਾਤਾ 
ਨੇ (ਉਸ ਵਰਗੀ ਸੁੰਦਰ) ਨ ਪਹਿਲਾਂ ਸਿਰਜੀ ਹੈ ਅਤੇ ਨ ਹੁਣ ਹੀ (ਕੋਈ ਬਣਾਈ ਹੈ)।੨। 

ਦੇਵਤੇ ਜਦੋਂ ਸਮੁੰਦਰ ਰਿੜਕਣ ਲਗੇ, ਤਾਂ ਰਿੜਕਿਆ ਨ ਜਾ ਸਕਿਆ ਅਤੇ ਸਾਰੇ 
ਦੁਖੀ ਹੋ _ਗਏ। ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ--ਹੇ _ਦੇਵਤਿਓ! ਮੇਰੀ ਇਕ _ਗੱੌਲ 
ਸੁਣੋ।੩। 

ਜੇ ਬੁਹਮਾ ਸਿਰ ਉਤੇ ਸੁਰਾਹੀ ਚੁਕੇ ਅਤੇ ਸਮੁੰਦਰ (“ਜਲ ਰਾਸਿ”) ਵਿਚੋਂ ਪਾਣੀ ਭਰੇ। 
ਮੇਰੇ ਪੈਰਾਂ ਦੀ ਧੂੜ ਨੂੰ (ਆ ਕੇ) ਧੋਵੇ। ਤਦ ਇਹ ਮਨੋਰਥ _ਸਫਲ ਹੋਵੇਗਾ।੪। 


੪00 


ਸੀ _ਦਸਮ-ਗੁੰਥ _ਸਾਹਿਬ 


ਬੁਹਮ ਅਤਿ ਆਤੁਰ ਕਛੂ ਨ _ਬਿਚਰਾ। _ਝਾਰੀ ਰਾਖਿ ਸੀਸ ਜਲ ਭਰਾ। 
ਦੇਖਹੁ ਇਹ ਇਸਤ੍ਰਿਨ ਕੇ _ਚਰਿਤਾ। ਇਹ ਬਿਧਿ ਚਰਿਤ ਦਿਖਾਯੋ _ਕਰਤਾ। ੫। ੧। 


/ਏੰਤਾ ਹੀ ਲਾੰਠਤਹ ਪਖ੍ਹਯਾਨੋ ,/ਕੈਯਾ ਲਾਰੇਤ੍ਹੇ ਨੰਨੀ ਝੂਪ ਅੰਭਾਦੇ ਤਨ ਸੌਂ ਨਨ ਲਾਰੇੜ੍ਹ ਨਆਪਤਨਆ 
ਗਤ ਨਭਨ ਸਤ) _=੨9੯/ &79%੨/ %ਫਹੀ/ 
ਚੱਪਣਾ 
ਭੂਮਿ ਭਾਰ ਤੇ ਅਤਿ ਦੁਖ ਪਾਯੋ। ਬ੍ਰਹਮਾ ਪੈ ਦੁਖ ਰੋਇ ਸੁਨਾਯੋ। 
ਬੁਹਮਾ ਕਰੀ ਬ਼ਿਸਨ ਕੀ ਸੇਵਾ। ਤਾ ਤੇ ਭਏ ਕ੍ਰਿਸਨ ਜਗ ਦੇਵਾ। ੧। 


੮੦. 


ਮੁਰ ਦਾਨਵ ਕੋ ਕੰਸ _ਵਤਾਰਾ। ਕਰਤ ਪੂਰਬ ਲੌ _ਦ੍ਰੋਹ _ਸੰਭਾਰਾ। 
ਵਾ ਕੇ ਕਰਤ ਹਨਨ ਕੇ ਦਾਵੈ। _ਨਿਤਪ੍ਰਤਿ _ਆਸੁਰਨ ਤਹਾ _ਪਠਾਵੈ। _੨। 


ਪ੍ਰਥਮ _ਪੂਤਨਾ ਕ੍ਰਿਸਨ _ਸੰਘਾਰੀ। _ਪੁਨਿ _ਸਕਟਾਸੁਰ ਦੇਹ _ਉਧਾਰੀ। 
ਬਹੁਰਿ _ਬਕਾਸੁਰ ਅਸੁਰ _ਸੰਘਾਰਿਯੋ। _ਬ੍ਰਿਖਭਾਸੁਰ ਕੇ _ਬ੍ਰਿਖਨ _ਉਪਾਰਿਯੋ। _੩। 


ਆਘਾਸੁਰ ਕੋ__ਅਘ _ਨਿਵਰਤ _ਕਰਿ। _ਪੁਨਿ ਕੇਸੀ ਮਾਰਿਯੋ ਚਰਨਨ _ਧਰਿ। 
ਬਹੁਰਿ ਬ੍ਰਹਮ ਕਹ _ਚਰਿਤ ਦਿਖਾਯੋ। ਧਰਿ ਕਰਿ ਪਰ ਗਿਰ ਇੰਦੂ ਹਰਾਯੋ। ੪। 


ਨੰਦਹਿ _ਛੀਨ _ਬਰਨ _ਤੇ _ਲ੍ਯਾਯੋ। _ਸੰਦੀਪਨ _ਕੇ _ਸੁਤਹਿ _ਮਿਲਾਯੋ। 
ਦਾਵਾਨਲ ਤੇ ਗੋਪ ਉਬਾਰੇ। _ਗੋਪਨ ਸੌ ਬ੍ਰਿਜ ਕਰੇ ਅਖਾਰੇ। ੫। 


ਕੁਬਲਯਾ _ਗਜ ਕੋ ਦਾਤ ਲਯੋ __ਹਰਿ। ਚਾਡੂਰਹਿ _ਮੁਸਟਕਹਿ ਪ੍ਰਹਰਿ _ਕਰਿ। 
ਪਕਰਿ ਕੇਸ ਤੇ ਕੰਸ ਪਛਾਰਾ। ਉਪ੍ਰਸੈਨ ਸਿਰ ਛਤ੍ਰਹਿ ਢਾਰਾ। ੬। 
ਜਰਾਸਿੰਧੁ ਕੀ ਚਮੂੰ _ਸੰਘਾਰੀ। ਸੰਖ ਲਯੋ _ਸੰਖਾਸੁਰ ਮਾਰੀ। 

ਨਗਰ ਦ੍ਰਾਰਿਕਾ _ਕੀਯਾ_ਪ੍ਰਵੇਸਾ। ਦੇਸ ਦੇਸ ਕੇ _ਜੀਤਿ ਨਰੇਸਾ। _੭। 
ਦੰਦਬਕਹ _ਨਰਕਾਸੁਰ _ਘਾਯੋ। _ਸੋਰਹ _ਸਹਸ _ਬਧੂ _ਬਰਿ _ਲ੍ਯਾਯੋ। 
ਪਾਰਜਾਤ ਸੁਰ ਪੁਰ ਤੇ _ਲ੍ਯਾਯਾ। _ਬਿੰਦਰਾਬਨ ਮਹਿ ਖੇਲ _ਦਿਖਾਯਾ। _੮। 
ਪੰਡੂਨ _ਕੀ ਜਿਨ ਕਰੀ _ਜਿਤਾਰੀ। _ਦੁਪਦ ਸੁਤਾ ਕੀ ਲਾਜ _ਉਬਾਰੀ। 
ਸਭ ਕੌਰਵ ਕੇ ਦਲਹਿ _ਖਪਾਈ। _ਸੰਤਹਿ ਆਂਚ ਨ __ਲਾਗਨ _ਪਾਈ। ੯। 


ਸਭ _ਸੂਚਨਤਾ ਜੌ _ਕਰਿ ਜੈਯੈ। ਗੂੰਥ ਬਢਨ ਤੇ ਅਧਿਕ ਡਰੈਯੈ। 
ਤਾ ਤੇ ਥੋਰੀ ਕਥਾ ਉਚਾਰੀ। ਚੂਕ ਹੋਇ ਕਬਿ ਲੇਹੁ _ਸੁਧਾਰੀ।੧0। 


ਅਬ ਮੈ ਕਹਤ ਕਥਾ _ਰੁਕਮਨੀ। ਜਿਹ ਛਲ _ਬਰਿਯੋ ਕ੍ਰਿਸਨ ਸੋ _ਧਨੀ। 
ਲਿਖਿ _ਪਤਿਯਾ _ਦਿਜ ਹਾਥ _ਪਠਾਈ। _ਕਹਿਯਹੁ ਮਹਾਰਾਜ _ਤਨ _ਜਾਈ। _੧੧। 


ਚਰਿਤ੍ਰ ਪਾਖਿਆਨ ੪0੧ 


ਅਤਿ ਵਿਆਕੁਲ ਹੋਏ ਬੂਹਮਾ ਨੇ ਕੁਝ ਵੀ ਵਿਚਾਰ ਨ _ਕੀਤਾ। ਸੁਰਾਹੀ ਨੂੰ ਸਿਰ 
ਚੁਕ ਕੇ ਜਲ _ਭਰਿਆ। ਇਨ੍ਹਾਂ ਇਸਤਰੀਆਂ ਦੇ _ਚਰਿਤੂ ਨੂੰ ਵੇਖੋ। ਇਸ ਤਰ੍ਹਾਂ ਬੁਹਮਾ ਨੂੰ 
ਇਨ੍ਹਾਂ ਨੇ ਚਰਿਤ੍ਰ _ਵਿਖਾ _ਦਿੱਤਾ।੫। 
ਏਥੇ ਸਰੀ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਝਾਦ ਦੇ ਤ5੯ਵੇ' ਗਾੰਰੇਤੂਹ ਦੀ ਸਮਘਤ 
ਭਾ ਲਭ ਹੈ/ ੨੧੯7 &675%੨/ ਚਲਦਾ? 


' 'ਐ 


ਜਾ ਕੇ (ਆਪਣਾ ਦੁਖੜਾ) ਰੋ ਕੇ _ਸੁਣਾਇਆ। ਬ੍ਰਹਮਾ ਨੇ _ਵਿਸ਼ਣੂ ਦੀ ਸੇਵਾ ਕੀਤੀ, ਤਾਂ 
ਜਗਤ _ਦੇਵ ਸ੍ਰੀ ਕ੍ਰਿਸ਼ਨ _ਪੁਗਟ _ਹੋਏ।੧। 

ਕੰਸ ਮੁਰ ਦੈੱਤ ਦਾ ਅਵਤਾਰ _ਸੀ। ਪਿਛਲੇ _ਜਨਮ _ਦੀ ਦੁਸ਼ਮਣੀ ਨੂੰ (ਉਹ) ਯਾਦ 
ਰਖਦਾ _ਸੀ। _ਉਸ (ਕ੍ਰਿਸ਼ਨ) ਨੂੰ ਮਾਰਨ ਦੇ ਦਾਵੇ ਕਰਦਾ ਸੀ ਅਤੇ ਨਿੱਤ ਉਥੇ ਦੈਂਤਾਂ ਨੂੰ 
ਭੇਜਦਾ ਸੀ।੨। 

ਪਹਿਲਾਂ _ਪੂਤਨਾ ਨੂੰ ਕ੍ਰਿਸ਼ਨ ਨੇ _ਮਾਰਿਆ। ਫਿਰ _ਸ਼ਕਟਾਸੁਰ (ਦੈੱਤ) ਦੀ ਦੇਹ ਦਾ 
ਉੱਧਾਰ ਕੀਤਾ _(ਅਰਥਾਤ-ਮਾਰ _ਕੇ _ਯਮਲੋਕ _ਭੇਜਿਆ)। _ਮਗਰੋਂ__ਬਕਾਸੁਰ ਦੈਂਤ ਨੂੰ ਮਾਰਿਆ 
ਅਤੇ _ਬ੍ਰਿਖਭਾਸੁਰ ਦੇ _ਸਿੰਗਾਂ _(“ਬ੍ਰਿਖਨ”) ਨੂੰ _ਉਖਾੜਿਆ।੩। 

ਅਘਾਸੁਰ ਦੇ ਪਾਪ (ਅਘ?) ਖ਼ਤਮ _ਕੀਤੇ। ਫਿਰ ਕੇਸੀ (ਦੈਂਤ) 
ਮਾਰਿਆ। _ਮਗਰੋਂ'_ਬੂਹਮਾ ਨੂੰ (ਆਪਣਾ) ਕੌਤਕ ਵਿਖਾਇਆ। _ਪਰਬਤ 


ਪੈਰਾਂ ਤੋਂ ਪਕੜ ਕੇ 
ਹੱਥ ਉਤੇ ਚੁਕ ਕੇ 


॥੦੧੨ ॥੨੧੨ 


ਨੰਦ ਨੂੰ ਵਰੁਣ ਤੋ ਖੋਹ ਕੇ ਲਿਆਇਆ। _ਸੰਦੀਪਨ ਦੇ ਪੁੱਤਰਾਂ ਨੂੰ ਮਿਲਾਇਆ। 


ਦਾਵਾਨਲ ਤੋ _ਗਵਾਲਿਆਂ ਨੂੰ ਬਚਾਇਆ ਅਤੇ _ਬੂਜਭੂਮੀ ਵਿਚ _ਗਵਾਲਿਆਂ _ਨਾਲ _ਅਖਾੜੇ 


ਕੁਵਲੀਆ ਹਾਥੀ ਦੇ ਦੰਦ ਉਖਾੜ _ਲਏ। _ਚੰਡੂਰ ਉਤੇ ਮੁੱਕੇ ਦਾ ਪ੍ਰਹਾਰ _ਕੀਤਾ। ਕੇਸਾਂ 
ਤੋਂ ਪਕੜ ਕੇ ਕੰਸ ਨੂੰ _ਪਛਾੜਿਆ। _ਉਗ੍ਸੈਨ ਦੇ ਸਿਰ ਉਤੇ _ਛਤ੍ੂਹ _ਝੁਲਾਇਆ।੬। 
ਜਰਾਸੰਧ _ਦੀ_ਸੈਨਾ ਨੂੰ ਨਸ਼ਟ _ਕੀਤਾ। ਸੰਖਾਸੁਰ ਨੂੰ ਮਾਰ ਕੇ ਸੰਖ ਲੈ _ਲਿਆ। ਦੇਸਾਂ 
ਦੇਸਾਂ ਦੇ ਰਾਜਿਆਂ ਨੂੰ ਜਿਤ ਕੇ _ਦੁਆਰਿਕਾ ਨਗਰ _ਵਿਚ ਪ੍ਰਵੇਸ਼ _ਕੀਤਾ।੭। 
ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ 
ਬਿੰਦ੍ਰਾਬਨ ਵਿਚ ਲੀਲਾ 


ਦੰਤਬਕ੍ਹ _ਅਤੇ _ਨਰਕਾਸੁਰ ਨੂੰ _ਮਾਰਿਆ। 
ਲਿਆਇਆ। ਸਵਰਗ ਵਿਚੋ ਪਾਰਜਾਤ ਬ੍ਰਿਛ ਲਿਆਇਆ। 
ਰਚਾਈ।੮। 

ਉਸ ਨੇ ਪਾਂਡਵਾਂ ਦੀ ਜਿਤ _ਕਰਵਾਈ। ਦ੍ਰੋਪਤੀ ਦੀ ਲਾਜ ਨੂੰ _ਬਚਾਇਆ। _ਕੌਰਵਾਂ ਦੇ 
ਸਾਰੇ ਦਲ ਨੂੰ ਨਸ਼ਟ _ਕੀਤਾ। ਸੰਤਾਂ ਨੂੰ (ਦੁਖ ਦਾ) ਸੇਕ ਤਕ ਨ ਲਗਣ _ਦਿੱਤਾ।੯। 


ਜੇ ਸਾਰੀ ਸੂਚਨਾ ਦਿੰਦੇ ਜਾਈਏ, ਤਾਂ ਗ੍ਰੰਥ ਦੇ ਵੱਡੇ ਹੋ ਜਾਣ ਦਾ ਡਰ ਲਗਦਾ _ਹੈ। 
ਇਸ ਲਈ ਥੋੜੀ _ਗੱੌਲ (ਅਰਥਾਂਤਰ! ਸੈਖਿਪਤ ਗੱਲ) _ਹੀ ਕੀਤੀ ਹੈ। (ਜਿਥੇ) ਗ਼ਲਤੀ ਹੋ 
ਗਈ ਹੋਵੇ, (ਉਹ) ਕਵੀ _ਲੋਕ _ਸੁਧਾਰ _ਲੈਣ।੧0। 

ਹੁਣ ਮੈਂ ਰੁਕਮਣੀ ਦੀ ਕਥਾ ਕਹਿੰਦਾ ਹਾਂ ਜਿਸ ਨੇ ਛਲ ਪੂਰਵਕ ਕ੍ਰਿਸ਼ਨ ਵਰਗੇ ਪਤੀ 
ਨਾਲ ਵਿਆਹ ਕੀਤਾ ਸੀ। (ਉਸ ਨੇ ਇਕ) ਚਿੱਠੀ ਲਿਖ ਕੇ ਬ੍ਰਾਹਮਣ ਦੇ ਹੱਥ ਭੇਜੀ (ਅਤੇ 
ਕਿਹਾ ਕਿ) ਮਹਾਰਾਜ (ਸੀ ਕ੍ਰਿਸ਼ਨ) ਤਕ ਜਾ ਕੇ _ਕਹਿਣਾ।੧੧। 


੪0੨ 


ਸੀ _ਦਸਮ-ਗ੍ੰਥ _ਸਾਹਿਬ 


ਹਵੀਯ 
ਬ੍ਯਾਹ _ਬਦ੍ਯੋ __ਸਿਸਪਾਲ ਭਏ _ਸੁਈ _ਜੋਰਿ _ਬਰਾਤ _ਬਿਯਾਹਨ _ਆਏ। 
ਹੋ _ਅਟਕੀ ਮਧਸੂਦਨ ਸੌ ਜਿਨ ਕੀ ਛਬਿ _ਹਾਟਕ ਹੇਰਿ _ਹਿਰਾਏ। 
ਚਾਤ੍ਰਿਕ ਕੀ ਜਿਮਿ ਪ੍ਯਾਸ ਘਟੇ ਨ ਬਿਨਾ ਘਨ ਸੇ ਘਨ ਸ੍ਯਾਮ ਸੁਹਾਏ। 
ਹਾਰੀ ਗਿਰੀ ਨ ਹਿਰਿਯੋਂ ਹਿਯ ਕੋ ਦੁਖ ਹੇਰਿ ਰਹੀ ਨ ਹਹਾ ਹਰਿ ਆਏ। ੧੨। 


ਚੱਪਣਾ 
ਪਤਿਯਾ _ਬਾਚਿ _ਚੜੇ ਹਰਿ _ਰਥੈ। ਮਾਨਹੁ ਲੂਟ ਲਯੋ _ਮਨਮਥੈ। 
ਉਤ _ਸਿਸੁਪਾਲ ਜੋਰਿ ਦਲ _ਆਯੋ। ਕੁੰਦਨ ਪੁਰੀ ਨਗਰ _ਨਿਯਰਾਯੋ। _੧੩। 


ਭੇਦ ਕਹਾ ਰੁਕਮਿਨੀ ਬਿਪੂ ਸ੍ਯੋ। ਪ੍ਰਾਨ ਨਾਥ ਸੇਤੀ ਕਹਿਯਹੁ ਯੌ। 
ਜਬ ਮੈ ਗੌਰਿ ਪੂਜਬੈ ਐਹੋ। ਤਬ ਤਵ ਦਰਸ ਚੰਦੂ ਸੋ ਪੈਹੋ। ੧੪। 


ਦਾਹਰਾ 
ਤਬ ਤੁਮ ਹਮ ਕੌ ਭੁਜਾ ਭਰਿ ਲੀਜਹੁ ਰਥਹਿ ਚੜਾਇ। 
ਨਿਜੁ ਨਾਰੀ ਲੈ _ਕੀਜਿਯਹੁ ਦੁਸਟ ਸਭਨ ਕੋ __ਘਾਇ। _੧੫। 
ਚੱਪਾਣ? 
ਰੁਕਮ _ਬ੍ਯਾਹ _ਕੀ _ਸੌਜ _ਬਨਾਈ। _ਭਾਤਿ _ਭਾਤਿ ਪਕਵਾਨ _ਮਿਠਾਈ। 
ਫੂਲਿਯੋ ਫਿਰਤ ਤ੍ਰਿਯਨ ਕੇ ਗਨ ਮੈ। ਮੂੰਡ ਮੁੰਡੇ ਕੀ ਖਬਰਿ ਨ ਮਨ ਮੈ। ੧੬। 


ਗੌਰਿ ਪੂਜਨੇ _ਬਹਿਨਿ _ਪਠਾਈ। _ਤਹ ਤੇ ਹਰੀ ਕ੍ਰਿਸਨ ਸੁਖਦਾਈ। 
ਦੁਸਟ ਲੋਗ ਮੁਖ ਬਾਇ ਰਹਤ ਭੇ। ਹਾਇ ਹਾਇ ਇਹ ਭਾਤਿ ਕਹਤ ਭੇ। ੧੭। 


ਭਾਜੰਨਾ ਛੰਦ 


ਚਲਿਯੋ ਕ੍ਰਿਸਨ ਤਾ ਕੌ ਰਥੈ ਡਾਰਿ ਲੈ ਕੈ। ਤਬੈ ਬੀਰ ਧਾਏ ਸਭੈ ਕੋਪ ਹ੍ਹੈ ਕੈ। 
ਜਰਾਸਿੰਧੁ ਤੇ ਆਦਿ ਲੈ ਬੀਰ ਜੇਤੇ। ਹਥੈ ਲੈ ਪਟੈਲੈ ਚਲੇ ਡਾਰਿ ਤੇਤੇ। ੧੮। 


ਕਿਤੇ ਪਾਖਰੈ _ਡਾਰਿ ਕੈ ਬਾਜਿਯੋ ਧੈ। ਕਿਤੇ ਚਾਰ ਜਾਮੇ ਚੜੇ _ਤਾਜਿਯੋ_ਧੈ। 
ਮਘੇਲੇ _ਧਧੇਲੇ ਬੂੰਦੇਲੇ ਚੇਦੇਲੇ। _ਕਛ੍ੂਹੇ _ਰਨੌਰੇ _ਬਘੇਲੇ _ਖੰਡੇਲੇ। _੧੯। 


ਤਬੈ ਰੁਕਮ ਰੁਕਮੀ ਸਭੈ ਭਾਇ ਲੈ ਕੈ। ਚਲਿਯੋ ਸੈਨ ਬਾਂਕੀ ਹਠੀ ਗੋਲ ਕੈ ਕੈ। 
ਤਹਾ ਬਾਨ ਤੀਖੇ ਛੁਟੇ ਓਰ ਚਾਰੂ। ਮੰਡੇ ਆਨਿ ਜੋਧਾ ਬਜ੍ਯੋ ਰਾਗ ਮਾਰੂ। _੨0। 


ਚਰਿਤ੍ਰ ਪਾਖਿਆਨ ੪0੩ 


ਹਾਵੀ 

ਮੇਰਾ ਵਿਆਹ ਸ਼ਿਸ਼ੁਪਾਲ ਨਾਲ ਪੌਕਾ ਕੀਤਾ ਗਿਆ ਹੈ। ਉਹ ਬਰਾਤ ਲੈ ਕੇ ਹੁ 
ਲਈ ਆਇਆ ਹੈ। (ਪਰ) ਮੈਂ ਮਧੁਸੂਦਨ ਉਤੇ ਮੋਹਿਤ ਹਾਂ, ਜਿਸ ਦੀ ਛਬੀ ਨੂੰ ਵੇਖ ਕੇ ਸੋਨਾ 
(“ਹਾਟਨ”) ਵੀ ਲਜਾ ਜਾਂਦਾ _ਹੈ। ਜਿਵੇਂ ਚਾਤ੍ਰਿਕ ਦੀ ਪਿਆਸ ਬਦਲ ਤੋਂ ਬਿਨਾ ਨਹੀਂ 
(ਉਸ ਤਰ੍ਹਾਂ ਮੇਰੀ ਪਿਆਸ ਵੀ) ਘਨ ਸ਼ਿਆਮ ਦੇ ਸੁਸ਼ੋਭਿਤ (ਹੋਣ ਨਾਲ ਤ੍ਰਿਪਤ ਹੁੰਦੀ ਹੈ)। 
(ਸੈਂ) ਹਾਰ ਕੇ ਡਿਗ ਪਈ ਹਾਂ, ਪਰ ਹਿਰਦੇ ਦਾ ਦੁਖ ਦੂਰ ਨਹੀਂ ਹੋਇਆ। ਵੇਖ ਰਹੀ ਹਾਂ, ਪਰ 
ਹਾਇ ਕ੍ਰਿਸ਼ਨ ਨਹੀਂ ਆਏ।੧੨। 
ਚੱਪਣਾ 

(ਸ੍ਰੀ ਕ੍ਰਿਸ਼ਨ ਪਾਸ ਚਿੱਠੀ ਪਹੁੰਚ ਗਈ।) ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹ 
ਪਏ, ਮਾਨੋ ਉਨ੍ਹਾਂ ਨੂੰ ਕਾਮ ਦੇਵ ਨੇ ਲੁਟ ਲਿਆ ਹੋਵੇ। ਉਧਰੋਂ ਸ਼ਿਸ਼ੁਪਾਲ ਵੀ ਸੈਨਾ ਦਲ ਜੋੜ 


ਕੇ ਕੁੰਦਨ ਪੁਰੀ ਨਗਰ _ਦੇ ਨੇੜੇ ਆ ਗਿਆ।੧੩। 

ਰੁਕਮਣੀ ਨੇ ਬ੍ਰਾਹਮਣ ਨੂੰ ਭੇਦ ਦੀ ਗੱਲ ਦਸ ਦਿੱਤੀ ਕਿ ਪ੍ਰਾਣਨਾਥ ਸ੍ਰੀ ਕ੍ਰਿਸ਼ਨ ਪ੍ਰਤਿ 
ਇਸ ਤਰ੍ਹਾਂ ਕਹਿਣਾ ਕਿ ਜਦ ਮੈਂ ਗੌਰੀ ਦੀ ਪੂਜਾ ਲਈ (ਮੰਦਿਰ ਵਿਚ) ਆਵਾਂ ਤਦ ਮੈਂ 
ਤੁਹਾਡੇ ਚੰਦੂਮਾ (ਵਰਗੇ ਮੁਖੜੇ) ਦੇ ਦਰਸ਼ਨ ਪ੍ਰਾਪਤ _ਕਰਾਂ।੧੪। 
ਦੰਹਰਾ 

ਤਦ ਤੁਸੀਂ ਮੈਨੂੰ ਬਾਹੋਂ ਪਕੜ _ਕੇ ਰਥ ਉਤੇ ਚੜ੍ਹਾ _ਲੈਣਾ। ਸਾਰਿਆਂ ਵੈਰੀਆਂ ਨੂੰ ਮਾਰ 
ਕੇ (ਮੈਨੂੰ) ਆਪਣੀ _ਪਤਨੀ _ਬਣਾ _ਲੈਣਾ।੧੫। 
ਚੱਪਣਾ 

ਰੁਕਮ (ਰਾਜ ਕੁਮਾਰ) ਨੇ ਵਿਆਹ ਦੀ (ਪੂਰੀ ਤਰ੍ਹਾਂ) _ਸਾਮਗ੍ਰੀ ਤਿਆਰ ਕੀਤੀ ਅਤੇ 
ਭਾਂਤ ਭਾਂਤ ਦੇ ਪਕਵਾਨ _ਅਤੇ _ਮਿਠਿਆਈਆਂ _(ਬਣਵਾਈਆਂ)। _ਉਹ ਇਸਤਰੀਆਂ ਦੇ ਇਕੱਠ 
ਵਿਚ ਫੁਲਿਆ ਫਿਰਦਾ ਸੀ। ਉਸ ਦੇ ਮਨ ਵਿਚ ਛਲੇ ਜਾਣ ਦੀ ਬਿਲਕੁਲ ਖਬਰ ਤਕ ਨਹੀਂ 
ਸੀ।੧੬। 

(ਉਸ ਨੇ) ਗੌਰੀ ਦੀ ਪੂਜਾ ਲਈ ਭੈਣ (ਰੁਕਮਣੀ) ਨੂੰ ਭੇਜਿਆ। ਉਥੋਂ ਸ੍ਰੀ ਕ੍ਰਿਸ਼ਨ ਨੇ 
(ਉਸ ਨੂੰ) ਹਰ _ਲਿਆ। ਦੁਸ਼ਟ ਲੋਕ ਮੂੰਹ ਔਡੀ ਰਹਿ ਗਏ ਅਤੇ “ਹਾਇ ਹਾਇ” ਇਸ ਤਰ੍ਹਾਂ 
ਕਹਿੰਦੇ ਰਹੇ ।੧੭। 
ਭਾਲੰਨਾ ਛੰਦ 

ਸ੍ਰੀ ਕ੍ਰਿਸ਼ਨ ਉਸ ਨੂੰ ਰਥ ਉਤੇ ਚੜ੍ਹਾ ਕੇ ਲ ਚਲਿਆ। ਤਦੋਂ ਸਾਰੇ ਸੂਰਮੇ ਕ੍ਰੋਧਿਤ ਹੋਕੇ 
ਧਾ ਕੇ ਪੈ ਗਏ। ਜਰਾਸੰਧ ਤੋਂ ਲੈ ਕੇ ਜਿਤਨੇ ਸੂਰਮੇ ਸਨ, ਹੱਥਾਂ ਵਿਚ (ਸ਼ਸਤ੍ਰ ਅਤੇ ਮੂੰਹ 
ਉਤੇ) ਪਟੈਲ (ਮਹ ਢਕਣ ਵਾਲੀਆਂ _ਜਾਲੀਆਂ) ਪਾ ਕੇ ਚਲ _ਪਏ।੧੮। 

ਕਿਤਨੇ ਘੋੜਿਆਂ ਉਤੇ _ਕਾਠੀਆਂ ਪਾ ਕੇ ਅਤੇ ਕਿਤਨੇ ਹੀ ਘੋੜਿਆਂ ਉਤੇ ਚਾਰ ਜਾਮੇ 
ਪਾ ਕੇ ਚੜ ਚਲੇ। ਮਘੇਲੇ, ਧਧੇਲੇ, ਬੁੰਦੇਲੇ, ਚੇਦੇਲੇ, ਕਛਵਾਹੇ, ਰਨੌਰੇ, ਬਘੇਲੇ, ਖੰਡੇਲੇ (ਆਦਿ 
ਚਲ _ਪਏ)।੧੯। 

ਤਦੋਂ ਰੁਕਮ ਅਤੇ ਰੁਕਮੀ ਸਾਰਿਆਂ ਭਰਾਵਾਂ ਨੂੰ ਲੈ ਕੇ ਅਤੇ ਚੰਗੀ ਤਕੜੀ ਸੈਨਾ ਲੈ ਕੇ 
ਚਲ _ਪਏ। _ਉਥੇ ਚੌਹਾਂ ਪਾਸਿਆਂ ਤੋਂ ਬਾਣ ਚਲਣ _ਲਗੇ। ਮਾਰੂ _ਰਾਗ ਦੇ _ਵਜਣ ਦੇ ਨਾਲ 
ਯੋਧਿਆ ਨੇ ਯੁੱਧ ਮਚਾ _ਦਿੱਤਾ।੨0। 


੪0੪ 


&. % ਕੇ ਪ੍ਰ 


&% 3&, 


ਹਾ 


ਸੀ _ਦਸਮ-ਗ੍ਰੰਥ _ਸਾਹਿਬ 


ਭੀਮ ਭੇਰੀ ਬਜੈ ਸੰਖ ਭਾਰੇ। ਕਹੂੰ ਨਾਦ ਨਾਫੀਰਿਯੈ ਐ ਨਗਾਰੇ। 


ਸੀਘੁਤਾ ਸੌ ਖਹੈ ਬਾਨ _ਬਾਨੇ। _ਉਠੈ ਅਗਨ ਜ੍ਰਾਲਾ ਲਸੈ _ਜ੍ਯੋ_ਟਨਾਨੇ। 
ਚਰਮ _ਬਰਮੈ ਪਰੇ ਮਰਮ ਭੇਂਦੇ। ਕਹੂੰ ਮਾਸ ਕੇ ਗੀਧ ਲੈ ਗੇ ਲਬੇਦੇ। ੨੨। 


ਅੰਗੁਲਿਤ੍ਰਾਣ ਕਾਟੇ ਪਰੇ ਹੈ। ਕਹੂੰ ਅੰਗੁਲੀ ਕਾਟਿ ਰਤਨੈ ਝਰੇ _ਹੈ। 
ਹਾਥ ਹੀ ਮੈ ਕ੍ਰਿਪਾਨੈ ਕਟਾਰੇ। ਗਿਰੈ ਜੂਝਿ ਕੈ ਕੈ ਪਰੇ ਭੂਮ ਮਾਰੇ। ੨੩। 


ਕੋਪ ਕੈ ਕੈ ਚੰਦੇਲੇ ਸਿਧਾਏ। ਬਧੇ _ਚੁੰਗ ਚੁੰਗੀ ਚਲੇ ਖੇਤ ਆਏ। 


ਕੋਪ ਕੈ ਕ੍ਰਿਸਨ ਮਾਰੇ ਚੰਦੇਲੇ। _ਮਘੇਲੇ ਧਧੇਲੇ ਬਘੇਲੇ ਬੁੰਦੇਲੇ। 
ਹੂੰ ਕੌ ਤਬੈ ਬਾਨ ਮਾਰਾ। _ਗਿਰਿਯੋ_ਭੂਮਿ ਪੈ ਨ ਹਥ੍ਯਾਰੈ _ਸੰਭਾਰਾ। ੨੫। 


ਚੱਪਲਾਂ 


ਮਾਰਾ। _ਭਾਗਿ _ਚਲਿਯੋ ਨ _ਹਥ੍ਯਾਰ _ਸੰਭਾਰਾ। 
।_ਚੈਦੇਰਿਯਹਿ ਚੌਦੇਲ ਸਿਧਾਰੇ। ੨੬। 


ਕੌ 
ਘਿਤ 
ਯੂ 


ਤਬ ਰੁਕਮੀ ਪਹੁਚਤ ਭਯੋ _ਜਾਈ। ਅਧਿਕ ਕ੍ਰਿਸਨ ਸੌ ਕਰੀ ਲਰਾਈ। 
ਭਾਤਿ ਭਾਤਿ ਤਨ ਬਿਸਿਖ ਪ੍ਰਹਾਰੇ। ਹਾਰਿਯੋ ਵਹੈ ਕ੍ਰਿਸਨ ਨਹਿ ਹਾਰੇ। ੨੭। 
ਚਿਤ ਮੈ ਅਧਿਕ ਠਾਨਿ ਕੈ ਕੁਧਾ। ਮਾਂਡਤ ਭਯੋ ਕ੍ਰਿਸਨ ਸੌ ਜੁਧਾ। 

ਏਕ ਬਾਨ _ਤਬ ਸ੍ਯਾਮ ਪ੍ਰਹਾਰਾ। _ਗਿਰਿਯੋ_ਪ੍ਰਿਥੀ ਪਰ ਜਾਨੁ _ਸੰਘਾਰਾ। ੨੮। 


ਸਰ ਸੌ ਮੂੰਡਿ ਪ੍ਰਥਮ ਤਿਹ ਸੀਸਾ। ਬਾਧਿ ਲਯੋ ਰਥ ਸੌ ਜਦੁਈਸਾ। 
ਭੂਤ ਜਾਨਿ _ਰੁਕਮਿਨੀ _ਛਡਾਯੋ। _ਲਜਤ _ਧਾਮ _ਸਿਸਪਾਲ _ਸਿਧਾਯੋ। _੨੯। 


ਕਿਨੂੰ ਚੇਦੇਲਨ ਕੇ ਸਿਰ ਤੂਟੇ। ਕਈਕ ਗਏ ਮੂੰਡ ਘਰ ਟੂਟੇ। 
ਸਕਲ _ਚੋਦੇਲੇ ਲਾਜ _ਲਜਾਏ। _ਨਾਰਿ ਗਵਾਇ ਚੈਦੇਰੀ ਆਏ। _੩0। 


ਦੰਹਰਾ 
ਗਏ ਚੌਦੇਲ ਚੋਦੇਰਿਯਹਿ ਕਰ ਤੇ ਨਾਰਿ _ਗਵਾਇ। 
ਇਹ ਚਰਿਤੁ _ਤਨ ਰੁਕਮਨੀ ਬਰਤ ਭਈ ਜਦੁਰਾਇ। _੩੧। ੧। 


/ਏੱਤਾ ਨੀ ਗਾਹੇਤ੍ਹ ਖਲ੍ਯਾਨੇ ਤਰਲਾ ਲਾਰੇੜ੍ਹੇ ਮੀ ਭੂ ਨੰਠਾਦੇ ਤੀਨ ਐਂ ਲੀਨ ਲਾੰਠਤੂ ਸਆਖਤਮਆ 


ਡਾ ਸਭਨ ਡਤੁ/ _=੨6/ ੬78੨7 _ਆਫਲੰ/ 


ਮਾਰਿ _ਬਾਨਾਨ _ਕੀ__ਭਾਤਿ _ਐਸੀ। _ਉਠੀ ਅਗਨਿ _ਜ੍ਹਾਲਾ ਪ੍ਰਲੈ _ਕਾਲ _ਜੈਸੀ। _੨੧। 


ਓਰ _ਘੇਰਿਯੋ ਹਰੀ ਕਿਸਨ ਕੌ _ਯੌ। _ਗੜੇਦਾਰ ਮਾਨੋ ਕਰੀ ਮਤ ਕੀ _ਜ੍ਯੋ। ੨੪। 


ਚਰਿਤ੍ਰ ਪਾਖਿਆਨ ੪0੫ 


ਵਜਣ _ਲਗੀਆਂ। _ਬਾਣਾਂ ਦੀ _ਅਜਿਹੀ ਮਾਰ _ਪਈ, ਮਾਨੋ __ਪਰਲੋ ਦੇ ਸਮੇਂ ਦੀਆਂ ਅਗਨੀ 
ਦੀਆਂ ਲਾਟਾਂ ਨਿਕਲਦੀਆਂ _ਹੋਣ।੨੧। 

ਤੇਜ਼ੀ ਨਾਲ ਚਲਦੇ ਹੋਏ ਬਾਣ _ਬਾਣਾਂ ਨਾਲ ਖਹਿ ਰਹੇ ਸਨ। (ਉਨ੍ਹਾਂ ਦੇ ਖਹਿਣ ਨਾਲ) 
ਜੋ _ਚਿਣਗਾਂ ਨਿਕਲਦੀਆਂ _ਸਨ __ਉਹ _ਜੁਗਨੂੰਆਂ ਵਰਗੀਆਂ _ਲਗਦੀਆਂ _ਸਨ। _ਕਿਤੇ _ਢਾਲਾਂ 
ਅਤੇ ਕਵਚ ਵਿੰਨ੍ਹੇ _ਪਏ _ਸਨ। _ਕਿਤੇ ਗਿਰਝਾਂ ਮਾਸ ਦੇ _ਲੋਥੜੇ ਲੈ ਜਾ _ਰਹੀਆਂ _ਸਨ।੨੨। 

ਕਿਤੇ ਦਸਤਾਨੇ ਕਟੇ ਹੋਏ ਪਏ ਸਨ। ਕਿਤੇ _ਕਟੀਆਂ ਹੋਈਆਂ ਉਂਗਲਾਂ (ਵਿਚ ਪਾਈਆਂ 
ਹੋਈਆਂ ਮੁੰਦਰੀਆਂ) ਵਿਚੋਂ ਰਤਨ _ਝੜੇ _ਪਏ _ਸਨ। ਕਈਆਂ ਦੇ ਹੱਥ ਵਿਚ _ਕਟਾਰਾਂ ਅਤੇ 
ਕ੍ਰਿਪਾਨਾਂ ਰਹਿ ਗਈਆਂ _ਸਨ ਅਤੇ ਆਪ ਯੁੱਧ _ਕਰ ਕੇ ਧਰਤੀ ਉਤੇ ਮੋਏ ਪਏ _ਸਨ।੨੩। 

ਤਦੋਂ ਕ੍ਰੋਧ ਕਰ ਕੇ _ਚੈਦੇਲੇ (ਸੂਰਮੇ) ਚਲ ਪਏ। _ਉਹ _ਉਛਲਦੇ ਕੁਦਦੇ ਹੋਏ ਟੋਲੇ ਬੰਨ੍ਹ 
ਕੇ _ਜੰਗ-ਭੂਮੀ ਵਿਚ ਆ ਗਏ। (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ, 
ਮਾਨੋ __ਭਾਲਿਆਂ _ਵਾਲਿਆਂ _('ਗੜੇਦਾਰ”) ਨੇ ਮਸਤ _ਹਾਥੀ ਨੂੰ ਘੇਰ ਲਿਆ _ਹੋਵੇ।੨੪। 


ਤਦੋਂ ਸੀ ਕ੍ਰਿਸ਼ਨ ਨੇ ਰੋਹ ਵਿਚ ਆ ਕੇ ਚੌਦੇਲੇ, ਮਘੇਲੇ, ਧਧੇਲੇ, ਬਘੇਲੇ ਅਤੇ ਬੁੰਦੇਲੇ 
ਮਾਰ ਦਿੱਤੇ। ਫਿਰ 'ਚੰਦੇਰੀਸ” (ਚੰਦੇਰੀ ਦੇ ਰਾਜਾ _ਸ਼ਿਸ਼ੁਪਾਲ) ਨੂੰ ਬਾਣ ਮਾਰਿਆ। ਉਹ ਧਰਤੀ 
ਉਤੇ _ਡਿਗ _ਪਿਆ ਅਤੇ ਹਥਿਆਰਾਂ ਨੂੰ ਸੰਭਾਲ ਨ __ਸਕਿਆ।੨੫। 
ਜੱਪਣਾ 


ਫਿਰ _ਜਰਾਸੰਧ ਨੂੰ ਤੀਰ _ਮਾਰਿਆ। (ਉਹ) ਹਥਿਆਰ ਸੰਭਾਲੇ ਬਿਨਾ ਭਜ _ਚਲਿਆ। ਜੋ 
(ਯੁੱਧ-ਭੂਮੀ ਵਿਚ) ਲੜੇ ਸਨ, _ਉਹ ਮਾਰੇ ਗਏ, ਜੋ ਬਚ _ਗਏ, _ਉਹ 
ਚੰਦੇਰੀ ਵਲ ਭਜ ਗਏ।੨੬। 

ਤਦ ਰੁਕਮੀ ਉਥੇ ਆ ਪਹੁੰਚਿਆ। (ਉਸ ਨੇ) ਕ੍ਰਿਸ਼ਨ ਨਾਲ ਬਹੁਤ ਲੜਾਈ _ਕੀਤੀ। 
ਉਸ ਨੇ ਕਈ ਤਰ੍ਹਾਂ ਨਾਲ ਤੀਰ _ਚਲਾਏ। _ਉਹੀ ਹਾਰਿਆ, ਕ੍ਰਿਸ਼ਨ ਨ ਹਾਰੇ।੨੭। 

ਚਿਤ _ਵਿਚ ਬਹੁਤ ਕ੍ਰੋਧ ਵਧਾ ਕੇ (ਉਸ ਨੇ) ਕ੍ਰਿਸ਼ਨ ਨਾਲ ਯੁੱਧ ਸ਼ੁਰੂ _ਕੀਤਾ। ਤਦ 
ਇਕ ਬਾਣ ਸ਼ਿਆਮ ਨੇ ਚਲਾਇਆ। (ਉਹ) ਧਰਤੀ ਉਤੇ (ਇੰਜ) ਡਿਗ ਪਿਆ, ਮਾਨੋ ਮਾਰਿਆ 
ਗਿਆ ਹੋਵੇ।੨੮। 

ਪਹਿਲਾਂ ਤੀਰ ਨਾਲ ਉਸ ਦਾ ਸਿਰ ਮੁੰਨ ਕੇ ਫਿਰ ਸ੍ਰੀ ਕ੍ਰਿਸ਼ਨ ਨੇ ਰਥ ਨਾਲ ਬੰਨ੍ਹ 
ਲਿਆ। _ਭਰਾ ਸਮਝ ਕੇ ਰੁਕਮਣੀ ਨੇ (ਉਸ ਨੂੰ) ਛੁੜਵਾ ਦਿੱਤਾ ਅਤੇ ਸ਼ਿਸ਼ੁਪਾਲ ਵੀ _ਲਜਿਤ 


੨ 


ਹੋ ਕੇ ਘਰ ਨੂੰ ਚਲਾ ਗਿਆ।੨੯। 

ਕਿਤਨਿਆਂ ਚੰਦੇਲਿਆਂ ਦੇ ਸਿਰ ਫੁਟ ਗਏ ਅਤੇ ਕਈ ਜ਼ਖ਼ਮੀ ਸਿਰਾਂ ਨਾਲ ਘਰਾਂ ਨੂੰ 
ਪਰਤੇ। _ਸਾਰੇ _ਚੈਦੇਲੇ ਲਾਜ ਲਈ _ਲਜਿਤ _ਸਨ (ਕਿਉਂਕਿ ਉਹ) ਇਸਤਰੀ ਨੂੰ ਗਵਾ ਕੇ 
ਚੌਦੇਰੀ ਪਰਤੇ _ਸਨ।੩0। 
ਦੰਹਰਾ 


ਚੋਦੇਲ ਹੱਥੋਂ ਇਸਤਰੀ ਖੁਹਾ ਕੇ _ਚੈਦੇਰੀ ਨਗਰ ਨੂੰ ਚਲੇ _ਗਏ। _ਇਸ _ਚਰਿਤੁ _ਨਾਲ 
ਰੁਕਮਣੀ ਨੇ ਸ੍ਰੀ ਕ੍ਰਿਸ਼ਨ ਨਾਲ ਵਿਆਹ _ਕਰ _ਲਿਆ।੩੧। 


/ਏਥੋਂ ਨੰ ਲਾਰਤੁੱਪ/ਨਆਨ ਦੇ ਤੂੰਆ ਲਾਹੇਤ੍ਹ ਦੇ ਮੰਤ ਡੂਪ ਅੰਭਾਦ ਦੇ ੩੨6੬ ਗਾਰੜ੍ਹ ਦੀ ਸਆਪਤੀ 
ਗਭ ਲਭ _ਹੈ/ _=26/ ੬6%8=/ ਚਲਦਾ/ 


੪0੬ 


ਮਾਰਿ ਦੇਵ ਜਾ ਕੌ ਰਨ ਜਾਵੈ। ਪੜਿ ਸੰਜੀਵਨਿ ਤਾਹਿ ਜਿਯਾਵੈ। ੧। 


ਦੇਵਜਾਨਿ ਇਕ ਸੁਤਾ ਤਵਨ _ਕੀ। ਅਪਮਾਨ ਛਬਿ _ਹੁਤੀ ਜਵਨ _ਕੀ। 
ਕਚ ਨਾਮਾ ਦੇਵਨ ਕੋ _ਦਿਜਬਰ। ਆਵਤ ਭਯੋ _ਸੁਕੂ ਕੇ ਤਬ ਘਰ। ੨। 


ਦੇਵਜਾਨਿ ਸੈਗਿ _ਕਿਯਾ ਅਧਿਕ _ਹਿਤ। ਹਰਿ ਲੀਨੋ _ਜ੍ਯੋ_ਤ੍ਯੋ _ਤ੍ਰਿਯ ਕੋ ਚਿਤ। 
ਮੰਤਰਹਿ ਲੇਨ _ਸੰਜੀਵਨ _ਕਾਜਾ। ਇਹ _ਛਲ _ਪਠਿਯੋ _ਦੇਵਤਨ _ਰਾਜਾ। _੩। 


ਦੈਤ ਭੇਦ ਪਾਵਤ ਜਬ _ਭਏ। ਤਾ ਕੋ ਡਾਰਿ ਨਦੀ ਹਨਿ ਗਏ। 
ਬਿਲਮ _ਲਗੀ ਵਹ ਧਾਮ ਨ _ਆਯੋ। _ਦੇਵਜਾਨਿ ਅਤਿ ਹੀ ਦੁਖ ਪਾਯੋ। _੪। 


ਭਾਖਿ ਪਿਤਾ ਤਨ ਬਹੁਰਿ _ਜਿਯਾਯੋ। _ਦੈਤਨ ਦੇਖ ਅਧਿਕ ਦੁਖ ਪਾਯੋ। 
ਨਿਤਿਪੁਤਿ ਮਾਰਿ ਤਾਹਿ ਉਠਿ ਜਾਵੈ। ਪੁਨਿ ਪੁਨਿ ਤਾ ਕੌ ਸੁਕੂ ਜਿਯਾਵੈ। ੫। 


ਤਬ ਤਿਹ ਮਾਰਿ ਮਦ੍ਯ ਮਹਿ ਡਾਰਿਯੋ। ਬਚਤ ਭੂਜਿ _ਨਿਜੁ _ਗੁਰਹਿ _ਖਵਾਰਿਯੋ। 
ਦੇਵਜਾਨਿ ਜਬ ਤਾਹਿ ਨ ਲਹਾ। ਅਧਿਕ ਦੁਖਿਤ ਹ੍ਹੈ ਪਿਤ ਪ੍ਰਤਿ ਕਹਾ। ੬। 


ਅਬ ਲੌ ਕਚ ਜੁ ਧਾਮ ਨਹਿ ਆਯੋ। ਜਨਿਯਤ _ਕਿਨਹੂੰ ਅਸੁਰ _ਚਬਾਯੋ। 


ਤਾ ਤੇ ਪਿਤੁ ਤਿਹ ਬਹੁਰਿ ਜਿਯਾਵੋਂ। ਹਮਰੇ ਮਨ ਕੋ ਸੋਕ ਮਿਟਾਵੋ। _੭। 


ਤਬ ਹੀ ਸੁਕੂ ਧ੍ਯਾਨ ਮਹਿ _ਗਏ। ਤਿਹ ਨਿਜੁ ਪੇਟ ਬਿਲੋਕਤ _ਭਏ। 
ਮੰਤੁ ਸਜੀਵਨ ਕੌ ਕਿਹ ਦੈ ਕਰਿ। ਕਾਢਤ ਭਯੋ ਉਦਰ _ਅਪਨੋ _ਫਰਿ। ੮। 
ਕਾਢਤ ਤਾਹਿ ਸੁਕੂ ਮਰਿ _ਗਯੋ। _ਬਹੁਰਿ ਮੰਤਰ ਥਲ _ਕਚਹਿ _ਜਿਯਯੋ। 
ਸਰਾਪ ਦਯੋ _ਮਦਾ ਕੋ ਤਿਹ ਤਹ। ਤਾ ਤੇ ਪਿਯਤ ਨ ਯਾਕਹ ਕੋਊ ਕਹ। ੯। 


ਦੇਵਿਜਾਨ ਪੁਨਿ ਐਸ _ਬਿਚਾਰਾ। ਯੌ _ਕਚ _ਤਨ ਤਜਿ ਲਾਜ _ਉਚਾਰਾ। 


੮, 


ਕਾਮ ਭੋਗ ਮੋ ਸੋ ਤੈ ਕਰੁ ਰੇ। ਹਮਰੇ ਮਦਨ ਤਾਪ ਕਹ ਹਰੂ ਰੇ।੧0। 


ਤਿਨ ਰਤਿ ਕਰੀ ਨ ਤਾ ਤੇ ਸੰਗਾ। ਬ੍ਯਾਪਿ ਰਹਿਯੋ ਤਿਹ ਜਦਿਪ ਅਨੰਗਾ। 
ਦੇਵਜਾਨਿ ਤਬ ਅਧਿਕ _ਰਿਸਾਈ। ਮੋਹਿ ਨ ਭਜ੍ਯੋ _ਯਾਹਿ _ਦੁਖਦਾਈ। _੧੧। 


ਇਹ ਬਿਧਿ ਸੁਪ ਦੇਤ ਤਿਹ ਭਈ। ਕਥਾ ਚਉਪਈ ਸੁ ਮੈ ਬਨਈ। 
ਪਾਪੀ ਫੁਰੈ ਮੰਤੁ ਤਵ ਨਾਹੀ। ਤੋ ਤੇ ਸੁਰ ਨ ਜਿਵਾਏ ਜਾਹੀ। ੧੨। 


ਚਰਿਤ੍ਰ ਪਾਖਿਆਨ ੪07 


ਜੱਪਣਾ 

ਸ਼ੁਕਰਾਚਾਰੀਆ ਦੈਂਤਾਂ ਦਾ ਗੁਰੂ _ਸੀ। _ਉਸ ਦੇ (ਨਾਂ ਤੇ) ਸੁਕ੍ਰਾਵਤੀ ਨਗਰ _ਵਸਦਾ _ਸੀ। 
ਜਿਸ ਨੂੰ ਦੇਵਤੇ ਯੁੱਧ ਵਿਚ ਮਾਰ ਜਾਂਦੇ, (ਤਾਂ ਉਹ) ਸੰਜੀਵਨੀ (ਵਿਦਿਆ) ਪੜ੍ਹ ਕੇ ਉਸ ਨੂੰ 
ਜਿਵਾ _ਦਿੰਦਾ।੧। 

ਦੇਵਯਾਨੀ ਨਾਂ ਦੀ ਉਸ ਦੀ ਇਕ ਪੁੰਤਰੀ ਸੀ, ਜਿਸ ਦੀ ਅਸੀਮ ਸੁੰਦਰਤਾ ਸੀ। _ਕਚ 
ਨਾਂ ਦਾ (ਇਕ) ਦੇਵਤਿਆਂ ਦਾ ਪਰੋਹਿਤ ਸੀ। ਤਦ ਉਹ (ਇਕ ਵਾਰ) ਸ਼ੁਕ੍ਰਾਚਾਰੀਆ ਦੇ ਘਰ 
ਆਇਆ।੨। 

ਉਸ ਨੇ ਦੇਵਯਾਨੀ ਨਾਲ ਬਹੁਤ _ਹਿਤ ਕੀਤਾ ਅਤੇ ਜਿਵੇਂ ਕਿਵੇਂ ਉਸ ਇਸਤਰੀ ਦਾ 
ਚਿਤ _ਹਰ _ਲਿਆ। ਉਸ ਨੂੰ ਦੇਵਤਿਆਂ ਦੇ ਰਾਜੇ ਨੇ _ਛਲ ਪੂਰਵਕ ਸੰਜੀਵਨੀ ਮੰਤੁ _ਸਿਖਣ 


ਜਦੋਂ (ਇਸ) ਭੇਦ ਦਾ ਪਤਾ ਦੈਂਤਾਂ ਨੂੰ ਲਗ ਗਿਆ, ਤਾਂ ਉਸ ਨੂੰ ਮਾਰ ਕੇ ਨਦੀ ਵਿਚ 

ਸੁਟ ਗਏ। (ਜਦ) ਕਾਫੀ ਦੇਰ ਹੋ ਗਈ ਅਤੇ ਉਹ ਘਰ ਨ ਪਰਤਿਆ ਤਾਂ ਦੇਵਯਾਨੀ ਨੇ 

ਬਹੁਤ ਦੁਖ _ਮਹਿਸੂਸ _ਕੀਤਾ।੪। 

ਪਿਤਾ ਨੂੰ ਕਹਿ ਕੇ ਉਸ ਨੂੰ ਫਿਰ ਜਿਵਾਇਆ। ਦੈਂਤ ਇਹ ਵੇਖ ਕੇ ਬਹੁਤ ਦੁਖੀ ਹੋਏ। 
ਜਾਂਦੇ। ਉਸ ਨੂੰ ਬਾਰ ਬਾਰ ਸ਼ੁਕ੍ਰਾਚਾਰੀਆ ਜਿਵਾ ਦਿੰਦਾ।੫। 


ਤਦ ਹੀ ਸ਼ੁਕ੍ਰਾਚਾਰੀਆ ਧਿਆਨ ਮਗਨ ਹੋਏ ਅਤੇ ਉਸ ਨੂੰ ਆਪਣੇ ਪੇਟ ਵਿਚ _ਵੇਖਿਆ। 
ਉਸ ਨੂੰ ਸੰਜੀਵਨੀ ਮੌਤ ਦੇ ਕੇ ਆਪਣੇ ਪੇਟ ਨੂੰ ਪਾੜ ਕੇ _ਕਢਿਆ।੮। 


ਉਸ ਨੂੰ ਕਢਦਿਆਂ ਹੀ ਸ਼ੁਕ੍ਰਾਚਾਰੀਆ ਮਰ _ਗਿਆ। _ਕਚ ਨੇ ਮੌਤ ਦੇ ਬਲ ਨਾਲ ਉਸ 


ਕਿਹਾ--। ਅਰੇ! ਮੇਰੇ ਨਾਲ _ਕਾਮ-ਭੋਗ _ਕਰ ਅਤੇ ਮੇਰੀ _ਕਾਮ _ਅਗਨੀ ਨੂੰ ਸ਼ਾਂਤ _ਕਰ।੧0। 


ਭਾਵੇਂ ਉਸ _(ਦੇਵਯਾਨੀ) ਦੇ (ਸ਼ਰੀਰ ਵਿਚ) ਕਾਮ ਵਿਆਪਤ ਸੀ, ਪਰ ਉਸ ਨੇ ਉਸ 
ਨਾਲ _ਸੈਯੋਗ ਨ __ਕੀਤਾ। ਤਦ _ਦੇਵਯਾਨੀ ਬਹੁਤ ਰੋਹ ਵਿਚ ਆ ਗਈ ਕਿ ਇਸ ਦੁਖਦਾਇਕ 
(ਕਚ) ਨੇ ਮੇਰੇ ਨਾਲ _ਕਾਮ-ਕ੍ਰੀੜਾ ਨਹੀਂ __ਕੀਤੀ।੧੧। 

ਉਸ ਨੂੰ ਇਸ ਤਰ੍ਹਾਂ ਸਰਾਪ ਦੇ ਦਿੱਤਾ। ਉਹ ਕਥਾ ਮੈਂ ਚੌਪਈ ਛੰਦ ਵਿਚ ਬੈਨ੍ਹੀ ਹੈ। ਹੇ 
ਪਾਪੀ! (ਤੈਨੂੰ ਸਮੇ ਸਿਰ)ਮੰਤ੍ੁ ਨਹੀਂ ਫੁਰੇਗਾ _ਅਤੇ ਤੇਰੇ ਕੋਲੋਂ ਦੇਵਤੇ ਜਿਵਾਏ ਨਹੀਂ ਜਾ 
ਸਕਣਗੇ ।੧੨। 


੪0੮ 


ਸੀ _ਦਸਮ-ਗ੍ੂੰਥ _ਸਾਹਿਬ 


ਪ੍ਰਥਮ _ਜਿਯਾਯੋ ਤਾਹਿ ਕਸਟ _ਕਰਿ। ਰਮ੍ਯੋ ਨ ਸੋ ਸੁਾਪ੍ਯੋ ਤਬ _ਰਿਸਿ _ਭਰਿ। 
ਪਿਤਾ ਭਏ ਇਹ ਭਾਤਿ ਸੁਨਾਯੋ। _ਦੇਵਰਾਜ ਇਹ _ਕਚਹਿ _ਪਠਾਯੋ। _੧੩। 


ਤਾਤ ਬਾਤ ਕਹੋ ਮੈ ਸੋ ਕਰੋਂ। ਮੌਤ ਸਜੀਵਨ ਇਹ ਨਨੁਸਰੋ। 
ਜਬ _ਇਹ ਸੀਖਿ ਮੰਤ੍ਰ ਕਹ ਜੈਹੈ। ਦੇਵਰਾਜ ਫਿਰਿ ਹਾਥ ਨ _ਐਹੈ। ੧੪। 


ਮੌਤੂ ਨ ਫੁਰੈ ਸਰਾਪ ਇਹ ਦੀਜੈ। ਮੇਰੋ ਬਚਨ _ਮਾਨਿ ਪਿਤੁ _ਲੀਜੈ। 


੨ ਦੀ 


ਭੇਦ ਅਭੇਦ ਕਛੁ _ਸੁਕੂ ਨ ਪਾਯੋ। ਮੌਤ _ਨਿਫਲ ਕੋ _ਸ੍ਰਾਪੁ ਦਿਵਾਯੋ। _੧੫। 


ਤਾਹਿ ਮਰੇ ਬਹੁ ਬਾਰ _ਜਿਯਾਯੋ। ਤਬ ਸ੍ਰਾਪ੍ਯੋ ਜਬ ਭੋਗ ਨ ਪਾਯੋ। 
ਤ੍ਰਿਯ ਚਰਿਤ੍ਰ ਗਤਿ ਕਿਨੂੰ ਨ _ਪਾਈ। ਜਿਨਿ _ਬਿਧਨੈ ਇਹ ਨਾਰਿ ਬਨਾਈ। ੧੬। ੧। 


/ਏੱਤਾ ਹੀੰ ਗਾਨਤ _ਪਲ੍ਹਯਾਨੋ /ਤੇਯਾ ਗਾਠਤੇ ਮੰਤ ਡੂਪ ਅੰਭਾਦੇ ਤਨ ਸੌ /ਏਕਨਿ ਲਹੜ੍ਹ ਨਮਪਤਨਆ 
ਗਤ ਨਭ# ਸਤ) =੨੧/ ੬0੫੯7 ਅ#ਫ੍ਹੀ/ 
ਚੱਪਣਾ 


ਸੁਨੁ ਪੁਭੁ ਔਰ _ਬਖਾਨੋ _ਕਥਾ। _ਐਹੈ ਚਿਤ ਹਮਾਰੇ ਜਥਾ। 
ਛਜਕਰਨਨ ਕੋ ਦੇਸ ਬਸਤ _ਜਹ। _ਸੁਛਬਿ ਕੇਤੁ ਇਕ ਹੁਤੋ ਨ੍ਰਿਪਤਿ `ਤਹ। _੧। 


ਅਚਰਜ ਦੇ ਤਾ ਕੇ ਇਕ ਨਾਰੀ। ਕਨਕ _ਅਵਟਿ_ਸਾਂਚੇ ਜਨੁ _ਢਾਰੀ। 
ਸੀ ਮਕਰਾਛ ਮਤੀ ਦੁਹਿਤਾ ਤਿਹ। ਛੀਨਿ ਕਰੀ ਸਸਿ ਅੰਸ ਸਕਲ ਜਿਹ। ੨। 


ਜਬ _ਬਰ ਜੋਗ ਭਈ _ਵਹੁ _ਦਾਰਾ। ਸਾਹੁ ਪੂਤ ਤਨ _ਕਿਯਾ _ਪ੍ਯਾਰਾ। 
ਕਾਮ ਕੇਲ ਤਿਹ ਸਾਥ _ਕਮਾਵੈ। _ਭਾਤਿ ਅਨਿਕ ਤਨ ਤਾਹਿ ਰਿਝਾਵੈ। ੩। 


ਨ੍ਹਿਪ ਤਨ ਭੇਦ ਕਿਸੂ ਨਰ ਭਾਖਾ। ਤਬ ਤੇ ਤਾਹਿ ਧਾਮ ਅਸਿ ਰਾਖਾ। 
ਜਹਾ ਨ ਪੰਛੀ ਕਰੈ ਪ੍ਰਵੇਸਾ। ਜਾਇ ਨ ਜਹਾ ਪਵਨ ਕੋ _ਵੇਸਾ। ੪। 


ਕੁਅਰਿ ਮਿਤ੍ਰ ਬਿਨੁ _ਬਹੁ ਦੁਖੁ ਪਾਯੋ। ਬੀਰ _ਹਾਕਿ ਇਕ ਨਿਕਟ ਬੁਲਾਯੋ। 
ਤਾ ਸੌ ਕਹਾ ਤਹਾ ਤੁਮ ਜਾਈ। ਲ੍ਯਾਹੁ ਸਜਨ ਕੀ ਖਾਟਿ ਉਚਾਈ। ੫। 


ਸੁਨਤ ਬਚਨ _ਤਹ ਬੀਰ _ਸਿਧਯੋ। _ਖਾਟ _ਉਚਾਇ _ਲ੍ਯਾਵਤ _ਭਯੋ। 
ਕਾਮ ਭੋਗ ਕਰਿ _ਕੁਅਰਿ ਕੁਅਰ ਸੰਗ। _ਪਹੁਚਾਯੋ ਗ੍ਰਿਹ ਤਾਹਿ _ਤਿਸੀ ਢੰਗ। ੬। 


ਚਰਿਤ੍ਰ ਪਾਖਿਆਨ ੪0੯ 


ਪਹਿਲਾਂ _(ਦੇਵਯਾਨੀ) ਕਸ਼ਟ ਸਹਿ ਕੇ ਉਸ ਨੂੰ ਜਿਵਾਉਂਦੀ ਰਹੀ। (ਜਦ) ਉਸ ਨੇ 
ਰਮਣ ਨ ਕੀਤਾ, ਤਾਂ ਕ੍ਰੋਧਿਤ ਹੋਕੇ ਸਰਾਪ ਦੇ ਦਿੱਤਾ। ਫਿਰ (ਉਸ ਨੇ ਆਪਣੇ) ਪਿਤਾ ਨੂੰ ਇਸ 
ਤਰ੍ਹਾਂ ਸੁਣਾਇਆ-- ਇਸ _ਕਚ ਨੂੰ ਦੇਵਰਾਜ ਨੇ _ਭੇਜਿਆ _ਹੈ।੧੩। 


ਹੇ ਪਿਤਾ ਜੀ! ਜੋ ਗੱਲ ਮੈਂ ਕਹਿੰਦੀ ਹਾਂ, ਉਹੀ ਕਰੋ। _ਇਸ ਨੂੰ ਸੈਜੀਵਨੀ ਮੰਤੁ ਦਾ 
ਅਧਿਕਾਰੀ ਨ __ਬਣਾਓ। ਜਦ ਇਹ ਮੰਤੁ ਸਿਖ ਕੇ ਜਾਏਗਾ ਤਾਂ ਦੇਵਰਾਜ (ਇੰਦਰ) ਹੱਥ ਨਹੀਂ 
ਆਵੇੰਗਾ।੧੪। 

ਇਸ ਨੂੰ ਸਰਾਪ ਦਿਓ (ਕਿ ਸਮੇਂ ਸਿਰ ਇਸ ਨੂੰ) ਮੌਤ ਨ ਫੁਰੇ। ਹੇ ਪਿਤਾ ਜੀ! ਮੇਰੀ 
ਗੌਲ ਮੌਨ _ਲਵੋ। ਸ਼ੁਕ੍ਰਾਚਾਰੀਆ ਭੇਦ ਅਭੇਦ ਨੂੰ ਨ __ਸਮਝ _ਸਕਿਆ ਅਤੇ ਮੌਤ੍ਰ ਦੇ _ਨਿਸਫਲ 
ਹੋਣ ਦਾ ਸਰਾਪ ਦੇ ਦਿੱਤਾ।੧੫। 

ਉਸ _(ਕਚ) ਨੂੰ ਮਰੇ ਹੋਇਆਂ (ਪਹਿਲਾਂ) ਬਹੁਤ ਵਾਰ _ਜੀਵਿਤ ਕਰਵਾਇਆ। _ਪਰ 
ਜਦ ਉਸ ਨੇ ਸੈਯੋਗ ਨ ਕੀਤਾ, ਤਦ ਸ੍ਰਾਪ ਦੇ ਦਿੱਤਾ। ਇਸਤਰੀ ਦੇ _ਚਰਿਤੁ ਦੀ ਗਤੀ ਨੂੰ 


/ਏਥੇਂ ਸੰ ਗਰੇਤੂਰੰਪ/#ਆਨ ਦੇ ਤੁਆ ਗਾਰੈਤ੍ਰ ਦੇ ਮੰਤ ਭੂਪ ਸ਼ੰਬਾਦ ਦੇ ਤ=ਖਵੇ' ਗਰੇਤੂ ਦੀ ਸਪਤ 
ਅਠ ਠਭਾ ਹੈ/ _=੨5/ &6%੫੯/ ਚਲਦਾ 

ਚੱਪਾਣ 

ਹੇ ਰਾਜਨ! ਸੁਣੋ, (ਮੈਂ) ਇਕ ਹੋਰ ਕਥਾ ਕਹਿੰਦਾ ਹਾਂ, ਜਿਵੇਂ ਕਿ ਉਹ ਮੇਰੇ ਚਿਤ ਵਿਚ 
ਆਈ ਹੈ। ਜਿਥੇ _ਛਜਕਰਨਾਂ ਦਾ ਦੇਸ ਵਸਦਾ ਸੀ, ਉਥੇ ਇਕ ਸੁਛਬਿ ਕੇਤੁ ਨਾਂ ਦਾ ਰਾਜਾ 
ਹੁੰਦਾ ਸੀ।੧। 

ਉਸ ਦੇ (ਘਰ) ਅਚਰਜ ਦੇ (ਦੇਈ) ਨਾਂ ਦੀ ਇਕ ਇਸਤਰੀ _ਸੀ। (ਇੰਜ ਲਗਦਾ 
ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੈਚੇ ਵਿਚ _ਢਾਲੀ ਗਈ ਹੋਵੇ। ਉਸ ਦੀ ਮਕਰਾਛ ਮਤੀ ਨਾਂ 
ਦੀ ਪੁੱਤਰੀ ਸੀ ਜਿਸ ਨੇ ਚੰਦੂਮਾ ਦੀਆਂ ਕਲਾਵਾਂ ਨੂੰ ਖੋਹ ਲਿਆ ਹੋਇਆ _ਸੀ।੨। 

ਜਦ ਉਹ ਰਾਜ ਕੁਮਾਰੀ ਵਰ ਦੇ ਯੋਗ ਹੋਈ ਤਾਂ ਉਸ ਨੇ (ਇਕ) ਸ਼ਾਹ ਦੇ ਪੁੱਤਰ 
ਨਾਲ ਪ੍ਰੇਮ ਕਰ _ਲਿਆ। _ਉਸ ਨਾਲ (ਉਹ) ਕਾਮ-ਕੇਲ ਕਰਦੀ _ਅਤੇ _ਅਨੇਕ _ਤਰ੍ਹਾਂ _ਨਾਲ 
ਉਸ ਨੂੰ ਪ੍ਰਸੰਨ ਕਰਦੀ _ਸੀ।੩। 

ਕਿਸੇ ਬੰਦੇ ਨੇ ਰਾਜੇ ਨੂੰ ਇਹ ਭੇਦ ਦਸ ਦਿੱਤਾ। ਤਦ ਤੋਂ (ਰਾਜੇ ਨੇ) ਉਸ ਨੂੰ ਅਜਿਹੇ 
ਘਰ _ਵਿਚ ਰਖਿਆ ਜਿਥੇ ਪੰਛੀ ਵੀ ਪ੍ਰਵੇਸ਼ ਨ ਕਰ ਸਕੇ ਅਤੇ ਜਿਥੇ ਪੌਣ ਵੀ ਨ ਜਾ 
ਸਕੇ।੪। 

ਰਾਜ ਕੁਮਾਰੀ ਨੇ ਪ੍ਰੀਤਮ ਤੋਂ ਬਿਨਾ ਬਹੁਤ ਦੁਖ ਪਾਇਆ। _(ਉਸ ਨੇ _ਬਵੰਜਾ _ਬੀਰਾਂ 
ਵਿਚੋਂ) ਇਕ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ। ਉਸ ਨੂੰ ਕਿਹਾ ਕਿ ਤੂੰ ਉਥੇ ਜਾ ਅਤੇ 
ਸੌਜਨ ਦੀ ਮੌਜੀ ਚੁਕ ਕੇ ਲੈ ਆ।੫। 

(ਰਾਜ ਕੁਮਾਰੀ ਦਾ) ਬਚਨ ਸੁਣ ਕੇ ਉਹ ਬੀਰ _ਚਲਾ _ਗਿਆ ਅਤੇ (ਸੌਜਨ ਸਮੇਤ) 
ਮੰਜੀ ਨੂੰ ਚੁਕ ਕੇ ਲੈ ਆਇਆ। ਰਾਜ ਕੁਮਾਰੀ ਨੇ ਕੁਮਾਰ ਨਾਲ ਕਾਮ ਭੋਗ ਕੀਤਾ ਅਤੇ ਉਸ 
ਨੂੰ ਉਸੇ ਢੰਗ _ਨਾਲ _ਘਰ _ਵਾਪਸ _ਪਹੁੰਚਾ _ਦਿੱਤਾ।੬। 


੪੧0 ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਤਾ ਕੌ ਪਿਤਾ ਗਯੋ ਸੁਤਾ ਕੇ ਗ੍ੇਹ। 
ਕਰਿ ਦਲਮਲੀ ਚਿਤ ਮਹਿ _ਬਢਾ ਸੈਦੇਹ। _੭। 
ਚੱਪਾਣ 
ਚਿੰਤਾਤੁਰ ਘਰ ਕੋ ਫਿਰਿ ਆਯੋ। ਸਹਿਰ ਢੇਢੋਰਾ ਐਸ _ਦਿਲਾਯੋ। 
ਜੇ ਕੋਈ ਪੁਹਪ ਖਰੀਦਨ ਆਵੈ। ਮੁਹਿ ਨਿਰਖੇ ਬਿਨੁ ਲੇਨ ਨ ਪਾਵੈ। ੮। 
ਪੁਹਪਨ ਸਮੈ _ਬਿਕਨ ਜਬ _ਭਯੋ। _ਤਬ ਤਹ ਨ੍ਰਿਪਤਿ ਬਿਲੋਕਨ ਅਯੋ। 
ਜੋਗੀ ਏਕ ਤਹਾ ਤਬ _ਆਯੋ। _ਪੁਹਪ ਪਾਚ ਮਨ _ਮੋਲ ਚੁਕਾਯੋ। ੯। 


ਆਇ ਸੁ ਫੂਲ ਮੋਲ ਲੈ ਗਯੋ। ਪਾਛੋ ਗਹਤ ਨ੍ਰਿਪਤਿ ਤਿਹ ਭਯੋ। 


ਜਾਤ ਜਾਤ ਦੋਊ ਗਏ ਗਹਿਰ _ਬਨ। ਜਹ _ਲਖਿ ਜਾਤ _ਤੀਸਰੋਂ ਮਨੁਖ _ਨ। _੧0। 


ਤਬ ਜੋਗੀ ਸਰ _ਜਟਾ _ਉਘਾਰੀ। _ਤਿਨ ਭੀਤਰ ਤੇ ਨਾਰਿ _ਨਿਕਾਰੀ। 
ਭਾਤਿ ਭਾਤਿ ਤਾ ਸੋ ਰਤਿ ਕਰਿ ਕੈ। ਸੋਯੋ ਤਾਪ ਮਦਨ ਕੋ ਹਰਿ ਕੈ। ੧੧। 


ਜਬ ਹੀ ਸੋਇ ਸੰਨ੍ਯਾਸੀ ਗਯੋ। _ਜੂਤ _ਜਟਨ _ਤਿਹ ਨਾਰਿ ਛੁਰਯੋ। 

ਤਹ ਤੇ ਪੁਰਖ ਏਕ ਤਿਹ ਕਾਢਾ। ਕਾਮ ਭੋਗ ਤਾ ਸੋ ਕਰਿ ਗਾਢਾ। ੧੨। 
ਨ੍ਹਿਪ ਠਾਢੋ ਤਿਹ _ਚਰਿਤ _ਨਿਹਾਰਾ। _ਜੋਰਿ ਹਾਥ _ਜੋਗਿਯਹਿ _ਉਚਾਰਾ। 
ਮੋ ਗ੍ਰਿਹ ਕਾਲ ਕ੍ਰਿਪਾ ਕਰਿ ਐਯੋ। ਜਥਾ _ਸਕਤਿ ਭੋਜਨ ਕਰਿ ਜੈਯੋ। ੧੩। 
ਪ੍ਰਾਤ ਗਯੋ _ਸੰਨ੍ਯਾਸੀ ਤਿਹ ਘਰ। _ਭਗਵਾ ਭੇਸ ਸਕਲ ਤਨ ਮੈ ਧਰਿ। 
ਭਾਤਿ _ਭਾਤਿ ਤਨ ਪੂਭਾ _ਬਨਾਈ। ਮਹਾ ਧਰਮ ਸੋ ਜਨਿਯੋ _ਜਾਈ। _੧੪। 


ਸੰਨ੍ਯਾਸੀ ਕਹ ਨ੍ਰਿਪ ਆਗੇ _ਧਰਿ। _ਦੁਹਿਤਾ ਕੇ ਰਾਜਾ ਆਯੋ __ਘਰ। 

ਤੀਨ ਥਾਲ ਭੋਜਨ ਕੇ ਭਰਿ ਕੈ। ਆਗੇ ਰਾਖੇ ਬਚਨ _ਉਚਰਿ ਕੈ। ੧੫। 
ਇਹ ਬਿਧਿ ਬਚਨ ਕਹੇ ਸੰਨ੍ਯਾਸੀ। ਕਹਾ ਕਰਤ ਹੈ ਮੁਹਿ ਤਨ ਹਾਸੀ। 
ਏਕ ਮਨੁਛ ਹੋ ਇਤਨੌ ਭੋਜਨ। ਖਾਯੋ ਜਾਇ ਕਵਨ ਬਿਧਿ ਮੋ ਤਨ। ੧੬। 


ਏਕ _ਥਾਰ ਭੋਜਨ ਤੁਮ ਕਰੋ। _ਦੁਤਿਯ ਜਟਨ ਮੈ ਤਿਹ _ਅਨਸਰੋ। 
ਜਿਹ ਤਿਹ ਭਾਤਿ ਜਟਾ ਛੁਰਵਾਇ। ਤਹ ਤੇ ਨਾਰਿ ਨਿਕਾਸੀ ਰਾਇ। ੧੭। 


ਤ੍ਰਿਤਿਯ ਥਾਰ ਆਗੇ ਤਿਹ ਰਾਖਾ। _ਬਿਹਸਿ ਬਚਨ ਤਾ ਸੌ ਨ੍ਰਿਪ ਭਾਖਾ। 
ਕੇਸ ਫਾਂਸ ਤੇ ਪੁਰਖ ਨਿਕਾਰਹੁ। ਯਹ ਭੋਜਨ ਤੁਮ ਤਾ ਕਹ ਖ੍ਹਾਰਹੁ। ੧੮। 
ਜਿਹ ਤਿਹ ਬਿਧਿ ਤਾ ਕੋ ਸੁ ਨਿਕਾਰਿਯੋ। ਬਹੁਰਿ ਸੁਤਾ ਸੌ ਬਚਨ ਉਚਾਰਿਯੋ। 
ਤੀਨ ਥਾਰ ਅਗੇ ਤਿਹ ਰਾਖੇ। _ਤੀਨੋ ਭਖਹੁ _ਯਾਹਿ ਬਿਧਿ ਭਾਖੇ। ੧੯। 


ਚਰਿਤ੍ਰ ਪਾਖਿਆਨ ੪੧੧ 


ਦੰਹਰਾ 
ਇਕ ਦਿਨ ਰਾਜ ਕੁਮਾਰੀ ਦਾ ਪਿਤਾ ਪੁੱਤਰੀ ਦੇ ਘਰ _ਗਿਆ। ਸੇਜ 
ਹੋਇਆ ਵੇਖ ਕੇ ਮਨ ਵਿਚ ਸ਼ਕ ਪੈਦਾ ਹੋਇਆ।੭। 


ਚੱਪਾਣ 
ਚਿੰਤਾਵਾਨ ਹੋ ਕੇ ਘਰ ਨੂੰ ਪਰਤ ਆਇਆ ਅਤੇ ਸ਼ਹਿਰ ਵਿਚ ਇਸ ਤਰ੍ਹਾਂ ਦਾ _ਢੰਢੋਰਾ 


ਪਿਟਵਾ ਦਿੱਤਾ ਕਿ ਜੇ ਕੋਈ ਫੁਲ ਖਰੀਦਣ ਲਈ ਆਵੇ ਤਾਂ ਮੇਰੇ ਵੇਖੇ ਬਿਨਾ ਲੈ ਨ ਸਕੇ।੮। 


ਜਦ ਫੁਲਾਂ ਦੇ ਵਿਕਣ ਦਾ ਸਮਾਂ ਹੋਇਆ, ਤਾਂ ਰਾਜਾ ਉਥੇ ਵੇਖਣ ਲਈ ਆਇਆ। 
ਤਦ ਉਥੇ ਇਕ ਜੋਗੀ ਆਇਆ (ਅਤੇ ਉਸ ਨੇ) ਪੰਜ ਮਣ ਫੁਲਾਂ ਦਾ ਮੁਲ ਤਾਰਿਆ।੯। 


(ਉਹ ਜੋਗੀ) ਆ ਕੇ ਫੁਲ ਮੁੱਲ ਲੈ ਗਿਆ। ਰਾਜੇ ਨੇ ਉਸ ਦਾ ਪਿਛਾ ਕਰਨਾ ਸ਼ੁਰੂ 
ਕਰ ਦਿੱਤਾ। ਚਲਦੇ ਚਲਦੇ ਦੋਵੇਂ ਸੰਘਣੇ ਬਨ _ਵਿਚ ਪਹੁੰਚ ਗਏ, ਜਿਥੇ ਕੋਈ ਤੀਜਾ ਮਨੁੱਖ 
ਦਿਖਾਈ ਨਹੀਂ ਦਿੰਦਾ _ਸੀ।੧0। 

ਤਦ ਜੋਗੀ ਨੇ _ਸਿਰ ਦੀਆਂ ਜਟਾਵਾਂ ਖੋਲ੍ਹ _ਦਿੱਤੀਆ। ਉਨ੍ਹਾਂ ਵਿਚੋਂ ਇਕ ਇਸਤਰੀ 
ਕਢੀ। _ਉਸ _ਨਾਲ ਭਾਂਤ ਭਾਂਤ ਦੀ _ਰਤੀ-ਕ੍ਰੀੜਾ ਕੀਤੀ ਕਾਮ ਦੇ ਤਾਪ ਨੂੰ ਦੂਰ ਕਰ ਕੇ ਸੌਂ 
'ਗਿਆ।੧੧। 

ਜਦੋਂ ਹੀ _ਸੈਨਿਆਸੀ ਸੌਂ ਗਿਆ ਤਾਂ ਉਸ ਇਸਤਰੀ ਨੇ _ਜਟਾਵਾਂ ਦਾ ਜੂੜਾ _ਖੋਲ੍ਹਿਆ। 
ਉਸ ਵਿਚੋਂ ਉਸ ਨੇ ਇਕ ਪੁਰਸ਼ ਨੂੰ ਕਢਿਆ ਅਤੇ ਉਸ ਨਾਲ ਖ਼ੂਬ _ਕਾਮ-ਕ੍ਰੀੜਾ _ਕੀਤੀ।੧੨। 


ਰਾਜੇ ਨੇ ਖੜੋਂ ਕੇ ਇਹ ਸਾਰਾ ਚਰਿਤ੍ਰ ਵੇਖਿਆ ਅਤੇ ਹੱਥ ਜੋੜ ਕੇ ਜੋਗੀ ਨੂੰ ਕਹਿਣ 
ਲਗਾ--। ਮੇਰੇ ਘਰ _ਕਲ ਕ੍ਰਿਪਾ ਕਰ ਕੇ ਆਓ। ਯਥਾਸ਼ਕਤੀ ਭੋਜਨ _ਜੇਵਨ _ਕਰੋ।੧੩। 


(ਅਗਲੇ ਦਿਨ) ਸਵੇਰੇ ਸ਼ਰੀਰ ਉਤੇ _ਭਗਵਾ ਭੇਸ ਧਾਰਨ ਕਰ _ਕੇ _ਸੈਨਿਆਸੀ ਉਸ 
(ਰਾਜੇ) ਦੇ ਘਰ _ਗਿਆ। ਉਸ ਨੇ ਭਾਂਤ ਭਾਂਤ ਨਾਲ ਆਪਣੇ ਸ਼ਰੀਰ ਦੀ ਪ੍ਰਭੁਤਾ ਨੂੰ ਬਣਾਇਆ 
ਹੋਇਆ ਸੀ ਤਾਂ ਜੋ ਮਹਾਨ ਧਰਮੀ ਵਜੋਂ ਜਾਣਿਆ ਜਾ _ਸਕੇ।੧੪। 

ਸੈਨਿਆਸੀ ਨੂੰ ਅਗੇ ਕਰ ਕੇ ਰਾਜਾ ਪੁੱਤਰੀ ਦੇ ਘਰ ਆਇਆ। ਭੋਜਨ ਦੇ ਤਿੰਨ ਥਾਲ 
ਭਰ ਕੇ (ਉਸ ਸੈਨਿਆਸੀ ਦੇ) ਅਗੇ ਰਖੇ ਅਤੇ (ਖਾਣ ਲਈ) _ਕਿਹਾ।੧੫। 

ਸੈਨਿਆਸੀ ਨੇ (ਅਗੋਂ) ਇਸ ਤਰ੍ਹਾਂ _ਕਿਹਾ--ਤੁਸੀਂ ਮੇਰੇ ਨਾਲ _ਹਾਸੀ ਕਿਉਂ ਕਰ ਰਹੇ 
ਹੋ। (ਮੈਂ) ਇਕ ਮਨੁੱਖ ਹਾਂ ਅਤੇ ਇਤਨਾ ਭੋਜਨ ਮੈਂ ਕਿਸ ਤਰ੍ਹਾਂ ਖਾ _ਸਕਾਂਗਾ।੧੬। 

(ਰਾਜੇ ਨੇ ਉੱਤਰ ਦਿੱਤਾ) ਇਕ _ਥਾਲ _ਦਾ ਭੋਜਨ ਤੁਸੀਂ _ਕਰੋ। ਦੂਜਾ _ਥਾਲ _ਜਟਾਵਾਂ 
(ਵਿਚਲੇ) ਬੈਦੇ ਵਾਸਤੇ _ਵਰਤੋ। _ਜਿਵੇਂ ਕਿਵੇਂ _ਜਟਾਵਾਂ ਨੂੰ ਖੋਲ੍ਹ ਕੇ ਉਨ੍ਹਾਂ ਵਿਚੋਂ ਰਾਜੇ ਨੇ 
ਇਸਤਰੀ ਨੂੰ ਕਢਿਆ।੧੭। 


ਰਾਜੇ ਨੇ ਤੀਜਾ ਥਾਲ ਉਸ ਦੇ ਅਗੇ ਰਖਿਆ ਅਤੇ ਹਸ ਕੇ ਉਸ ਨੂੰ ਕਿਹਾ ਕਿ ਕੇਸਾਂ 
ਦੇ ਜੂੜੇ ਤੋਂ ਪੁਰਸ਼ ਨੂੰ _ਕਢੋ ਅਤੇ ਇਹ _ਭੋਜਨ ਉਸ ਨੂੰ ਖਵਾਓ।੧੮। 


ਮਧੋਲਿਆ 


0੨੧੨ 


(ਰਾਜੇ ਨੇ) ਜਿਵੇਂ ਕਿਵੇਂ ਕਰ ਕੇ ਉਸ ਨੂੰ ਕਢਿਆ ਅਤੇ ਫਿਰ ਪੁੱਤਰੀ ਨੂੰ _ਕਿਹਾ--। 
ਇਨ੍ਹਾਂ ਦੇ ਅਗੇ ਤਿੰਨੋ ਥਾਲ ਰਖੇ ਅਤੇ ਤਿੰਨੋ (ਇਸ ਭੋਜਨ ਨੂੰ) ਖਾਓ, ਇਸ ਤਰ੍ਹਾਂ _ਕਿਹਾ।੧੯। 


੪੧੨ 


ਸੀ _ਦਸਮ-ਗ੍ੂੰਥ _ਸਾਹਿਬ 


ਦੁਹਕਰ ਕਰਮ _ਲਖਿਯੋ ਪਿਤ ਕੋ _ਜਬ। _ਚਕ੍ਰਿਤ ਭਈ ਚਿਤ ਮਾਝ _ਕੁਅਰਿ ਤਬ। 
ਜਾਰ ਸਹਿਤ ਵਹ ਬੀਰ _ਬੁਲਾਯੋ। ਆਪਨ _ਸਹਿਤ ਭੋਜ ਵਹ ਖਾਯੋ। ੨0। 


ਤਾਸ ਚਿਤ ਮੈ ਅਧਿਕ _ਬਿਚਾਰਾ। ਇਨ ਰਾਜੈ ਸਭ _ਚਰਿਤ _ਨਿਹਾਰਾ। 
ਕਵਨ ਉਪਾਇ ਆਜੁ ਹਯਾ _ਕਰਿਯੈ। _ਕਛੁਕ _ਖੇਲਿ ਕਰਿ _ਚਰਿਤ _ਨਿਕਰਿਯੈ। _੨੧। 


ਬੀਰ ਹਾਕਿ ਅਸ ਮੌਤ ਉਚਾਰਾ। __ਪਿਤ ਜੁਤ ਅੰਧ ਤਿਨੈ ਕਰਿ ਡਾਰਾ। 
ਗਈ ਮਿਤ੍ਰ ਕੇ ਸਾਥ _ਨਿਕਰਿ ਕਰਿ। ਭੇਦ ਸਕਾ ਨਹਿ ਕਿਨੂੰ ਬ਼ਿਚਰਿ ਕਰਿ। ੨੨। 


ਅੰਧ ਭਏ ਤੇ ਲੋਗ ਸਭੈ ਜਬ। ਇਹ ਬਿਧਿ ਬਚਨ _ਬਖਾਨਾ ਨ੍ਰਿਪ ਤਬ। 
ਆਛਿ ਬੈਦ ਕੋਊ ਲੇਹੁ ਬੁਲਾਇ। ਜੋ _ਆਖਿਨ ਕੋ ਕਰੇ ਉਪਾਇ। ੨੩। 


ਦੁਹਿਤਾ ਬੈਦ ਭੇਸ ਤਹ ਧਰਿ ਕੈ। ਰੋਗ ਨ੍ਰਿਪਤਿ ਅਖਿਅਨ ਕੌ ਹਰਿ ਕੈ। 
ਮਾਗਿ ਲਯੋ ਪਿਤ ਤੇ ਸੋਈ ਪਤਿ। ਖਚਿਤ ਹੁਤੀ ਜਾ ਕੇ ਭੀਤਰ ਮਤਿ। ੨੪੧ 


ਇਹ ਛਲ ਬਰਿਯੋ ਬਾਲ ਪਤਿ ਤੌਨੇ। ਮਨ ਮਹਿ ਚੁਭਿਯੋ ਚਤੁਰਿ ਕੈ ਜੌਨੇ। 
ਇਨ _ਇਸਤ੍ਰਿਨ ਕੇ _ਚਰਿਤ _ਅਪਾਰਾ। _ਸਜਿ _ਪਛੁਤਾਨ੍ਯੋ ਇਨ _ਕਰਤਾਰਾ। _੨੫। _੧। 


/ਏੱਤਾ ਹੀ ਗਾਂਠਤਹ ੫ਖ੍ਹਯਲਾਨੇ /$ੈਯਾ ਲਾੜੇ ਆਹਾ ਭੂਆ ਸੰਭਾਏੇ ਤੀਨ ਸੈਂ ਕਾਲੰਲ ਲਾਰੇ ਸ਼ਮਪਤਨਆ 
ਗਤ ਨਭ# ਸਤ? _=੨੦/ ੪੬7੮੬/ %ਫਰੀੰ/ 


ਦੱਖਣ? 
ਭਦੂ ਸੈਨ ਰਾਜਾ ਇਕ ਅਤਿ _ਬਲ। _ਅਰਿ ਅਨੇਕ ਜੀਤੇ ਜਿਨ _ਦਲਮਲਿ। 
ਸਹਿਰ _ਭੇਹਰਾ ਮੈ _ਅਸਥਾਨਾ। ਜਿਨ ਕੌ ਭਰਤ ਦੰਡ ਨ੍ਰਿਪ ਨਾਨਾ। ੧। 


ਕੁਮਦਨਿ ਦੇ ਤਾ ਕੇ ਘਰ ਨਾਰੀ। ਆਪੁ ਜਨਕੁ ਜਗਦੀਸ _ਸਵਾਰੀ। 
ਤਾ ਕੀ ਜਾਤ ਨ ਪ੍ਰਭਾ ਉਚਾਰੀ। ਫੂਲ ਰਹੀ ਜਨੁ _ਕਰਿ ਫੁਲਵਾਰੀ। ੨। 


ਜਬ _ਵਹ ਤਰੁਨ ਕੁਅਰ ਅਤਿ ਭਯੋ। ਨੌਰਹਿ ਠੌਰ ਅਵਰ ਹ੍ਹੈ ਗਯੇ। 
ਬਾਲਪਨੇ ਕਿ _ਤਗੀਰੀ ਆਈ। _ਅੰਗ ਅੰਗ ਫਿਰੀ ਅਨੰਗ _ਦੁਹਾਈ। ੪। 


ਕੀ ਅਹੀ। ਕੁਅਰ ਬਿਲੋਕ ਥਕਿਤ ੍ਹੈ ਰਹੀ। 


ਸੁਤਾ ਸਾਹ 
ਕੀ ਹ੍ਰਿਦੈ ਬਢਾਈ। ਏਕ _ਸਹਚਰੀ ਤਹਾ ਪਠਾਈ। _੫। 


ਇਕ 
ਮਿਲਨ 


ਬੱ & 


ਚਰਿਤ੍ਰ ਪਾਖਿਆਨ ੪੧੩ 


ਨਿਕਲ ਚਲੀਏ ।੨੧। 

(ਉਸ ਨੇ) ਬੀਰ ਨੂੰ ਬੁਲਾ ਕੇ ਇਹ ਸਲਾਹ ਕੀਤੀ ਅਤੇ ਪਿਤਾ ਸਹਿਤ ਉਸ ਨੂੰ ਅੰਨ੍ਹਾ 
ਕਰ ਦਿੱਤਾ। (ਉਹ) ਆਪਣੇ ਮਿਤਰ ਨਾਲ ਨਿਕਲ _ਗਈ। _ਇਸ ਭੇਦ 
ਨ _ਸਕਿਆ।੨੨। 

ਜਦ ਉਹ ਸਾਰੇ ਲੋਕ ਅੰਨ੍ਹੇ ਹੋ ਗਏ, ਤਦ ਰਾਜੇ ਨੇ ਇਸ ਤਰ੍ਹਾਂ ਕਿਹਾ--। ਕਿਸੇ ਚੰਗੇ 


੨ 


ਵੈਦ ਨੂੰ ਬੁਲਾ ਲਵੋ ਜੋ ਅੱਖਾਂ ਦਾ ਇਲਾਜ _ਕਰੇ।੨੩। 

(ਤਦ) ਰਾਜ ਕੁਮਾਰੀ ਨੇ ਆਪ ਹੀ ਵੈਦ ਦਾ ਭੇਸ ਧਾਰਨ ਕੀਤਾ ਅਤੇ _ਪਿਤਾ ਦੀਆਂ 
ਔਖੀਆਂ ਦਾ ਰੋਗ ਦੂਰ _ਕੀਤਾ। _(ਪਿਤਾ ਦੇ ਪ੍ਰਸੰਨ ਹੋਣ ਤੇ) ਪਿਤਾ ਪਾਸੋਂ ਉਹੀ ਪਤੀ ਮੰਗ 
ਲਿਆ, ਜਿਸ ਵਿਚ ਉਸ ਦੀ ਬੁੱਧੀ ਮਗਨ _ਸੀ।੨੪। 


ਇਸ ਛਲ ਨਾਲ ਕੁਮਾਰੀ ਨੇ (ਉਹ) ਪਤੀ ਪ੍ਰਾਪਤ ਕਰ _ਲਿਆ ਜੋ ਉਸ ਚਤੁਰਾ ਦੇ 
ਮਨ ਵਿਚ ਚੁਭਿਆ ਹੋਇਆ ਸੀ। ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ _ਹਨ। ਇਨ੍ਹਾਂ `ਨੂੰ 
ਸਿਰਜ _ਕੇ ਕਰਤਾਰ _(ਵਿਧਾਤਾ) ਵੀ _ਪਛਤਾਇਆ ਹੈ।੨੫। 

/ਏਥੇਂ ਨੰ ਗਰੈਤ੍ਰੱਪ/ਮਆਨ ਦੇ ਤੂਆ ਗੰਰੇਤ ਦੇ ਮੰ ਭੂਪ ਅੰਭਾਦ ਦੇ ==੨ਵੇ' ਗਰੇੜਹ ਦਾ ਸਮ੫ਤ£ 

ਭਾ ਲਭ _ਹੈ/ _=੨੦/ ੬7੮੬/ ਚਲਟਾ/ 

ਜੱਪਣਾ 

ਭਦੂ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ ਜਿਸ ਨੇ ਅਨੇਕ ਵੈਰੀ ਮਿਧ ਕੇ ਜਿਤ 
ਲਏ ਸਨ। ਉਸ ਦਾ ਸਥਾਨ ਭੇਹਰਾ ਸ਼ਹਿਰ ਵਿਚ ਸੀ ਅਤੇ ਉਸ ਨੂੰ ਅਨੇਕ ਰਾਜੇ ਕਰ ਦਿੰਦੇ 


ਸਨ।੧। 

ਕੁਮਦਨਿ ਦੇ (ਦੇਈ) ਨਾਂ ਦੀ ਉਸ ਦੇ ਘਰ ਇਸਤਰੀ ਸੀ। ਮਾਨੋ ਉਸ ਨੂੰ ਜਗਦੀਸ਼ ਨੇ 
ਆਪ _ਸੈਵਾਰਿਆ ਹੋਵੇ। ਉਸ _ਦੀ ਸੁੰਦਰਤਾ ਦਾ ਵਰਣਨ _ਨਹੀਂ ਕੀਤਾ ਜਾ _ਸਕਦਾ। (ਇੰਜ 
ਪ੍ਰਤੀਤ ਹੁੰਦਾ ਸੀ), ਮਾਨੋ ਫੁਲਵਾੜੀ _ਖਿੜੀ _ਹੋਵੇ।੨। 

(ਉਨ੍ਹਾਂ ਦੇ) ਘਰ ਪੁਮੁਦ ਸੈਨ ਨਾਂ ਦਾ ਪੁੰਤਰ ਪੈਦਾ ਹੋਇਆ। (ਲਗਦਾ ਸੀ ਕਿ) ਕਾਮ 
ਦੇਵ ਨੇ ਹੀ ਦੂਜਾ ਰੂਪ ਧਾਰਨ ਕੀਤਾ _ਹੋਵੇ। ਉਸ ਦੀ ਖ਼ੂਬਸੂਰਤੀ ਦਾ ਵਰਣਨ _ਨਹੀਂ__ਕੀਤਾ 
ਜਾ _ਸਕਦਾ। _(ਉਸ ਨੂੰ) ਵੇਖ ਕੇ ਰੰਕ ਅਤੇ ਰਾਜ ਇਸਤਰੀਆਂ ਮੋਹਿਤ ਹੋ _ ਜਾਂਦੀਆਂ _ਸਨ।੩। 

ਜਦ ਉਹ ਰਾਜ ਕੁਮਾਰ _ਭਰ ਜਵਾਨ ਹੋ __ਗਿਆ ਤਾਂ ਵੇਖਦਿਆਂ ਵੇਖਦਿਆਂ ਹੋਰ ਦਾ 
ਹੋਰ ਹੋ _ਗਿਆ। ਬਚਪਨ ਤੋਂ ਤਬਦੀਲੀ ਆ ਗਈ। ਅੰਗ ਅੰਗ ਵਿਚ ਕਾਮ ਦੇਵ ਨੇ ਦੁਹਾਈ 
ਫਿਰਾ ਦਿੱਤੀ।੪। 


ਉਥੇ ਇਕ ਸ਼ਾਹ ਦੀ ਪੁੱਤਰੀ ਸੀ। ਉਹ ਕੁਮਾਰ ਨੂੰ ਵੇਖ ਕੇ ਨਿਢਾਲ ਹੋ ਗਈ। (ਉਸ 
ਨੂੰ) ਮਿਲਣ ਦੀ ਇੱਛਾ ਹਿਰਦੇ ਵਿਚ ਵਧਾ ਲਈ। ਇਕ _ਸਖੀ ਉਸ (ਕੁਮਾਰ ਪਾਸ) ਭੇਜੀ।੫। 


੪੧੪ 


ਸੀ _ਦਸਮ-ਗ੍ਰੰਥ _ਸਾਹਿਬ 


ਸਖੀ _ਕੁਅਰ ਤਨ ਬ੍ਰਿਥਾ _ਜਨਾਈ। ਸਾਹ ਸੁਤਾ ਤਵ ਹੇਰਿ ਲੁਭਾਈ। 
ਕਰਹੁ ਸਜਨ ਤਿਹ ਧਾਮ _ਪਯਾਨਾ। ਭੋਗ ਕਰੋ ਵਾ ਸੌ ਬਿਧਿ ਨਾਨਾ। ੬। 


ਦੂ ਹੈਗੇ ਇਹ _ਨਗਰ _ਖੁਦਾਈ। _ਤਿਨ ਦੁਹੂੰਅਨ ਮੋ _ਰਾਰਿ _ਬਢਾਈ। 
ਜੋ ਤੂ ਦੁਹੂੰ ਜਿਯਨ ਤੈ ਮਾਰੈ। ਬਹੁਰਿ ਹਮਾਰੋ ਸਾਥ _ਬਿਹਾਰੈ। ੭। 


ਸੁਨਿ ਬਚ ਭੇਸ ਤੁਰਕ ਤ੍ਰਿਯ _ਧਰਾ। _ਬਾਨਾ ਵਹੈ ਆਪਨੋ _ਕਰਾ। 
ਗਹਿ ਕ੍ਰਿਪਾਨ ਤਿਹ _ਕਿਯੋ _ਪਯਾਨਾ। _ਜਹਾ _ਨਿਮਾਜੀ _ਪੜਤ _ਦੁਗਾਨਾ। _੮। 


ਜਬ ਹੀ ਪੜੀ ਨਿਮਾਜ ਤਿਨੋਂ ਸਬ। ਸਿਜਦਾ ਬਿਥੈ ਸੁ ਗਏ ਤੁਰਕ ਜਬ। 
ਤਬ ਇਹ ਘਾਤ ਭਲੀ ਕਰਿ ਪਾਈ। _ਕਾਟਿ ਮੂੰਡ ਦੁਹੂੰਅਨ ਕੇ ਆਈ। ੯। 


ਇਹ ਬਿਧਿ ਦੋਊ ਖੁਦਾਈ ਮਾਰੇ। ਰਮੀ ਆਨਿ ਕਰਿ ਸਾਥ ਪ੍ਯਾਰੇ। 
ਭੇਦ ਅਭੇਦ ਨ __ਕਿਨੀ _ਬਿਚਾਰਾ। _ਕਿਨਹੀ ਦੁਸਟ _ਕਹਿਯੋ ਇਨ _ਮਾਰਾ। _੧0। 


ਦੰਹਰਾ” 
ਮਾਰਿ ਖੁਦਾਇਨ ਦੁਹੂੰ ਕਹ _ਬਰਿਯੋ_ਆਨਿ _ਕਰ _ਮਿਤ। 
ਦੇਵ ਅਦੇਵ ਨ ਪਾਵਹੀ ਅਬਲਾਨ _ਕੇ _ਚਰਿਤ। _੧੧। ੧। 
/ਏੱਤਾ ਨੰ ਗਾਂਰਤ੍ਹ ੫ਲ੍ਹਯਾਨੇ /$ੈ੍‌ਯਾ ਲਾਠੜ੍ਹੇ ਅੰਤਾਂ ਭੂਪ ਨੰਭਾਦੇ ਤੀਨ ਸੋਂ ਤੋਲ ਲਾਹੇਤ੍ਹ ਨਮਮਤਨਆ 
ਡਤ ਨਭ# ਸ੍ਤ/ _=੨੩/ ੬67੯੫/ ਅ%ਠਲੰ/ 
ਚੱਪਾਣ 
ਮੰਤ੍ਰੀ ਕਥਾ ਉਚਾਰਨ _ਲਾਗਾ। _ਜਾ ਕੇ ਰਸ ਰਾਜਾ _ਅਨੁਰਾਗਾ। 
ਸੂਰਤਿ ਸੈਨ ਨ੍ਰਿਪਤਿ ਇਕ ਸੂਰਤਿ। ਜਾਨੁਕ ਦੁਤਿਯ ਮੈਨ ਕੀ _ਮੂਰਤਿ। ੧। 


ਅਡ੍ਰਾ ਦੇਇ ਸਦਨ ਤਿਹ ਨਾਰੀ। _ਕਨਕ _ਅਵਟਿ _ ਸਾਂਚੈ ਜਨ _ਢਾਰੀ। 
ਅਪਸਰ ਮਤੀ ਸੁਤਾ ਤਿਹ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ। ੨। 


ਸੁਰਿਦ ਸੈਨ ਇਕ ਸਾਹ ਪੁਤ੍ਰ ਤਹ। ਜਿਹ ਸਮ ਦੂਸਰ ਭਯੋ ਨ ਮਹਿ ਮਹ। 
ਰਾਜ ਸੁਤਾ ਤਿਹ ਊਪਰ ਅਟਕੀ। _ਬਿਸਰਿ ਗਈ ਸਭ ਹੀ ਸੁਧਿ ਘਟ ਕੀ। ੩। 


ਚਤੁਰਿ ਸਹਚਰੀ ਤਹਾ ਪਠਾਈ। ਨਾਰਿ ਭੇਸ ਕਰਿ ਤਿਹ ਲੈ ਆਈ। 
ਜਬ _ਵਹੁ _ਤਰੂਨ _ਤਰੁਨਿਯਹਿ _ਪਾਯੋ। _ਭਾਤਿ _ਭਾਤਿ ਭਜਿ _ਗਰੇ ਲਗਾਯੋ। _੪। 


ਭਾਤਿ ਭਾਤਿ ਕੇ ਆਸਨ ਲੈ ਕੈ। ਭਾਤਿ ਭਾਤਿ ਤਨ ਚੁੰਬਨ ਕੈ ਕੈ। 
ਤਿਹ ਤਿਹ ਬਿਧਿ ਤਾ ਕੋ ਬਿਰਮਾਯੋ। ਗ੍ਰਿਹ ਜੈਬੋ _ਤਿਨਹੂੰ ਸੁ _ਭੁਲਾਯੋ। ੫। 


ਚਰਿਤ੍ਰ ਪਾਖਿਆਨ ੪੧੫ 


ਸਖੀ ਨੇ ਕੁਮਾਰ ਨੂੰ ਸਾਰੀ ਗੌਲ ਦਸੀ ਕਿ ਸ਼ਾਹ ਦੀ ਪੁੱਤਰੀ ਤੈਨੂੰ ਵੇਖ ਕੇ ਮੋਹਿਤ ਹੋ 
ਗਈ ਹੈ। ਹੇ ਸਜਨ! ਉਸ ਦੇ ਘਰ ਨੂੰ ਚਲੋ ਅਤੇ ਉਸ ਨਾਲ ਕਈ ਪ੍ਰਕਾਰ ਦੀ _ਰਤੀ-ਕ੍ਰੀੜਾ 
ਕਰੋਂ ।੬। 

(ਕੁਮਾਰ ਨੇ ਸਖੀ ਹੱਥ ਸੁਨੇਹਾ ਭੇਜਿਆ ਕਿ) ਇਸ ਨਗਰ ਵਿਚ ਦੋ ਮੌਲਾਣੇ ('ਖੁਦਾਈ”) 
ਹਨ। ਉਨ੍ਹਾਂ ਦੋਹਾਂ ਨੇ ਮੇਰੇ ਨਾਲ ਝਗੜਾ ਵਧਾਇਆ ਹੋਇਆ ਹੈ। ਜੇ ਤੂੰ ਉਨ੍ਹਾਂ ਦੋਹਾਂ ਨੂੰ ਜਾਨੋ 
ਮਾਰ ਦੇਵੇਂ, ਤਾਂ ਫਿਰ ਮੇਰੇ ਨਾਲ ਰਮਣ _ਕਰੀਂ।੭। 

(ਇਹ) ਗੱਲ ਸੁਣ ਕੇ ਕੁਮਾਰੀ ਨੇ ਤੁਰਕ ਦਾ ਭੇਸ ਧਾਰਨ ਕੀਤਾ ਅਤੇ ਆਪਣਾ ਉਹੀ 
ਬਾਣਾ ਬਣਾ _ਲਿਆ। (ਉਸ ਨੇ) ਕ੍ਰਿਪਾਨ ਪਕੜ ਕੇ ਉਥੋਂ ਲਈ ਪੁਸਥਾਨ ਕੀਤਾ ਜਿਥੇ 
ਨਮਾਜ਼ੀ ਨਮਾਜ਼ _ਪੜ੍ਹ ਰਹੇ _ਸਨ।੮। 

ਜਦ ਉਨ੍ਹਾਂ ਸਭ ਨੇ ਨਮਾਜ਼ ਪੜ੍ਹ _ਲਈ ਅਤੇ ਜਦ _(ਉਹ) ਤੁਰਕ _ਸਿਜਦਾ (ਪ੍ਨਾਮ) 
ਕਰਨ _ਲਗੇ। _ਤਦ ਇਹ ਚੰਗਾ ਮੌਕਾ ਤਾੜ ਕੇ ਦੋਹਾਂ ਦੇ ਸਿਰ ਕਟ ਕੇ ਆ ਗਈ।੯। 

ਇਸ ਤਰ੍ਹਾਂ ਦੋਵੇਂ ਮੋਲਾਣੇ ਮਾਰ ਦਿੱਤੇ ਅਤੇ ਪਿਆਰੇ ਨਾਲ ਆ ਕੇ ਰਮਣ ਕੀਤਾ। ਕਿਸੇ 
ਨੇ ਵੀ ਭੇਦ ਅਭੇਦ ਨ ਵਿਚਾਰਿਆ ਅਤੇ ਕਹਿੰਦੇ ਰਹੇ ਕਿ ਕਿਸੇ ਦੁਸ਼ਟ ਨੇ ਇਨ੍ਹਾਂ ਨੂੰ ਮਾਰਿਆ 
ਹੈ।੧0। 


ਹਰਾ 
ਦੋਹਾਂ ਮੌਲਾਣਿਆਂ ਨੂੰ ਮਾਰ ਕੇ ਆਪਣੇ ਮਿਤਰ ਨੂੰ ਆ ਕੇ ਵਰਿਆ। ਦੇਵਤੇ ਅਤੇ ਦੈਂਤ 
ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਸਮਝ _ਸਕਦੇ।੧੧। 


/ਏਥੋ ਨੀ ਲਾਰਤੁੰਪ/ਕਆਨ ਦੇ ਤੁਆ ਯਾਰਤ੍ਹ` ਦੇ ਮੰਡੀ ਭੂਪ ਸੰਭਾਣ ਦੇ =੨=ਵ” ਗਾਰਤ੍ਹ ਦੀ ਸ਼ਆਪਤੀ 
ਭਾ ਲਭ _ਹੰ/ _=੨੨੬=/ ੬%੯੫/ ਚਲਟਾ/ 


ਜੱਪਣਾ 

ਮੰਤ੍ਰੀ (ਫਿਰ ਇਕ) ਕਥਾ ਦਾ ਉਚਾਰਨ _ਕਰਨ _ਲਗਾ ਜਿਸ ਦੇ ਰਸ ਵਿਚ ਰਾਜਾ 
ਮਗਨ ਸੀ। ਸੂਰਤ ਵਿਚ _ਸੂਰਤਿ ਸੈਨ ਨਾਂ ਦਾ ਇਕ ਰਾਜਾ _ਸੀ। ਮਾਨੋ ਕਾਮ ਦੇਵ ਦੀ ਦੂਜੀ 
ਮੂਰਤ ਹੋਵੇ।੧। 

ਅਛ੍ਰਾ ਦੇਈ ਨਾਂ ਦੀ ਉਸ ਦੇ ਘਰ ਇਸਤਰੀ ਸੀ, ਮਾਨੋ ਸੋਨੇ ਨੂੰ ਪੰਘਾਰ ਕੇ _ਸੰਚੇ ਵਿਚ 
ਢਾਲੀ ਗਈ ਹੋਵੇ। ਅਪਸਰ _ਮਤੀ ਉਨ੍ਹਾਂ ਦੀ ਪੁੱਤਰੀ ਹੁੰਦੀ ਸੀ (ਜਿਸ ਨੂੰ ਵੇਖ ਕੇ) ਦੇਵਤੇ, 
ਮਨੁੱਖ, ਨਾਗ _ਅਤੇ ਦੈਂਤ ਆਦਿ ਦੇ ਮਨ ਮੋਹੇ ਜਾਂਦੇ ਸਨ।੨। 

ਉਥੇ ਸੁਰਿਦ ਸੈਨ ਨਾਂ ਦਾ ਇਕ ਸ਼ਾਹ ਦਾ ਪੁੰਤਰ ਸੀ ਜਿਸ ਵਰਗਾ ਧਰਤੀ ਉਤੇ ਕੋਈ 
ਦੂਜਾ ਨਹੀਂ _ਹੋਇਆ। _ਰਾਜ ਕੁਮਾਰੀ ਉਸ ਉਤੇ ਮੋਹਿਤ ਹੋ _ਗਈ। (ਉਹ) ਸ਼ਰੀਰ ਦੀ ਸਾਰੀ 
ਸੁੱਧ ਬੁੱਧ ਭੁਲ ਗਈ।੩। 

(ਰਾਜ ਕੁਮਾਰੀ ਨੇ ਇਕ) ਸਿਆਣੀ ਸਖੀ _ ਨੂੰ ਉਥੇ _ਭੇਜਿਆ। (ਉਹ) ਉਸ ਨੂੰ ਨਾਰੀ ਦਾ 
ਭੇਸ ਬਣਾ ਕੇ ਉਥੇ ਲੈ ਆਈ। ਜਦ ਉਸ ਜਵਾਨ ਨੂੰ ਰਾਜ ਕੁਮਾਰੀ ਨੇ ਪ੍ਰਾਪਤ ਕੀਤਾ ਤਾਂ 


ਕਈ ਤਰ੍ਹਾਂ _ਨਾਲ _ਰਤੀ-ਕ੍ਰੀੜਾ ਕਰ ਕੇ (ਉਸ ਨੂੰ) ਗਲੇ ਨਾਲ _ਲਗਾਇਆ।੪। 
ਭਾਂਤ ਭਾਂਤ ਦੇ ਆਸਣ ਲੈ ਕੇ ਅਤੇ ਤਰ੍ਹਾਂ ਤਰ੍ਹਾਂ ਦੇ _ਚੁੰਬਨ ਕਰ ਕੇ, ਉਸ ਨੂੰ ਅਨੇਕ 
ਢੰਗਾਂ _ਨਾਲ _ਭਰਮਾਇਆ ਕਿ _ਉਸ ਨੂੰ ਘਰ ਜਾਣਾ ਭੁਲਾ _ਦਿੱਤਾ।੫। 


੪੧੬ 


ਸੀ _ਦਸਮ-ਗ੍ੂੰਥ _ਸਾਹਿਬ 


ਸਖੀ ਭੇਸ ਕਹ ਧਾਰੇ ਰਹੈ। ਸੋਈ ਕਰੈ ਜੁ ਅਬਲਾ ਕਹੈ। 
ਰੋਜ ਭਜੈ ਆਸਨ ਤਿਹ ਲੈ ਕੈ। ਭਾਤਿ ਭਾਤਿ ਤਾ ਕਹੁ ਸੁਖ ਦੈ ਕੈ। ੬। 


ਪਿਤ ਤਿਹ ਨਿਰਖੈ ਭੇਦ ਨ ਜਾਨੈ। ਦੁਹਿਤਾ ਕੀ ਤਿਹ _ਸਖੀ_ਪੁਰਮਾਨੈ। 
ਭੇਦ ਅਭੇਦ ਜੜ ਕੋਇ ਨ ਲਹਹੀ। ਵਾ ਕੀ ਤਾਹਿ ਖਵਾਸਿਨਿ ਕਰਹੀ। _੭। 


ਇਕ ਦਿਨ ਦੁਹਿਤਾ ਪਿਤਾ ਨਿਹਾਰਤ। ਭਈ ਖੇਲ ਕੇ ਬੀਚ ਮਹਾ _ਰਤ। 
ਤਵਨ ਪੁਰਖ ਕਹ ਪੁਰਖ ਉਚਰਿ _ਕੈ। _ਭਰਤਾ ਕਰਾ ਸੁਯੰਬਰ ਕਰਿ ਕੈ। ੮। 


ਬੈਠੀ ਬਹੁਰਿ ਸੋਕ ਮਨ ਧਰਿ ਕੈ। ਸੁਨਤ ਮਾਤ ਪਿਤ ਬਚਨ ਉਚਰਿ_ਕੈ। 
ਕਹ ਇਹ ਕਰੀ ਲਖਹੁ ਹਮਰੀ ਗਤਿ। ਮੁਹਿ ਇਨ ਦੀਨ ਸਹਚਰੀ ਕਰਿ ਪਤਿ। ੯। 


ਅਬ ਮੁਹਿ ਭਈ ਇਹੈ ਸਹਚ਼ਰਿ ਪਤਿ। ਖੇਲਤ ਦਈ _ਲਰਿਕਵਨ ਸੁਭ _ਮਤਿ। 
ਅਬ ਜੋ ਹੈ ਮੌਰੈ ਸਤ ਮਾਹੀ। ਤੌ ਇਹ ਨਾਰਿ ਪੁਰਖ ਹ੍ਹੈ ਜਾਹੀ। ੧0। 
ਤ੍ਰਿਯ ਤੇ ਇਹੈ ਪੁਰਖ ਹ੍ਹੈ ਜਾਹੀ। ਜੌ ਕਛੁ ਸਤ ਮੇਰੇ ਮਹਿ ਆਹੀ। 

ਯਹ ਅਬ ਜੂਨਿ ਪੁਰਖ ਕੀ _ਪਾਵੈ। ਮਦਨ ਭੋਗ ਮੁਰਿ ਸੰਗ _ਕਮਾਵੈ। ੧੧। 
ਚਕ੍ਰਿਤ ਭਯੋ ਰਾਜਾ ਇਨ _ਬਚਨਨ। _ਰਾਨੀ ਸਹਿਤ _ਬਿਚਾਰ _ਕਿਯੋ_ਮਨ। 
ਦੁਹਿਤਾ ਕਹਾ ਕਹਤ _ਬੈਨਨ ਕਹ। ਅਚਰਜ ਸੋ ਆਵਤ ਹੈ ਜਿਯ ਮਹ। ੧੨। 


ਜਬ ਤਿਹ ਬਸਤ੍ਰ ਛੋਰਿ ਨ੍ਰਿਪ ਲਹਾ। ਨ੍ਰਿਕਸ੍ਯੋ ਵਹੈ ਜੁ _ਦੁਹਿਤਾ ਕਹਾ। 
ਅਧਿਕ _ਸਤੀ _ਤਾਕਹਿ ਕਰਿ _ਜਾਨਾ। ਭਲਾ _ਬੁਰਾ ਨਹਿ ਮੂੜ _ਪਛਾਨਾ। _੧੩। _੧। 


/ਏੱਤਾ ਨੰ ਗਾਨਤ੍ ਪਲ੍ਹਯਾਨੇ /ਤੂਯਾ ਗਾਠਤੋ ਮਤਾਂ ਝੂਪ ਅੰਭਾਦੇ ਤੀਨ ਸੌ ੱਲੀਸ਼ ਲਾਂ ਸਨਖਤਮ 
ਡਤ_ ਨਭ# ਸਤ) =੨੨੪/ ੪੬੧੭੮/ %ਫ੍ਹੀ/ 
ਚੱਪਣਾ 
ਸੁਲਤਾਨ ਸੈਨ ਇਕ _ਰਾਜਾ। ਜਾ ਸਮ _ਦੁਤਿਯ ਨ _ਬਿਧਨਾ _ਸਾਜਾ। 
ਸੀ ਸੁਲਤਾਨ ਦੇਇ ਤਿਹ _ਨਾਰੀ। _ਰੂਪਵਾਨ _ਗੁਨਵਾਨ _ਉਜਿਯਾਰੀ। _੧। 


੩; 


ਤਾ ਕੇ ਭਵਨ ਭਈ ਇਕ ਬਾਲਾ। ਜਾਨੁਕ _ਸਿਥਰ ਅਗਨਿ _ਕੀ_ਜ੍ਰਾਲਾ। 
ਸੀ ਸੁਲਤਾਨ _ਕੁਅਰਿ _ਉਜਿਯਾਰੀ। _ਕਨਕ _ਅਵਟਿ ਸਾਂਚੇ ਜਨ _ਢਾਰੀ। _੨। 


ਜੋਬਨੰਗ ਤਾ ਕੇ ਜਬ _ਭਯੋ। _ਬਾਲਾਪਨ ਤਬ _ਹੀ ਸਭ _ਗਜਯੋ। 
ਅੰਗ ਅੰਗ ਦਯੋ _ਅਨੰਗ _ਦਮਾਮਾ। ਜਾਹਿਰ ਭਈ ਜਗਤ ਮਹਿ _ਬਾਮਾ। ੩। 


ਚਰਿਤ੍ਰ ਪਾਖਿਆਨ ੪੧੭ 


ਉਹ _ਸਖੀ ਦਾ ਭੇਸ ਧਾਰੇ ਹੋਇਆਂ ਰਹਿੰਦਾ ਸੀ। ਉਹੀ ਕਰਦਾ ਜੋ ਰਾਜ ਕੁਮਾਰੀ 
ਚਾਹੁੰਦੀ ਸੀ। ਰੋਜ ਆਸਣ ਲੈ ਕੇ ਉਸ ਨਾਲ ਕੇਲ ਕਰਦਾ ਅਤੇ ਭਾਂਤ ਭਾਂਤ ਦੇ ਸੁਖ ਉਸ 
ਨੂੰ ਦਿੰਦਾ।੬। 

ਪਿਤਾ ਉਸ ਨੂੰ ਵੇਖ ਕੇ (ਅਸਲ) ਭੇਦ ਨਹੀਂ ਸਮਝਦਾ ਸੀ ਅਤੇ ਉਸ ਨੂੰ ਪੁੱਤਰੀ ਦੀ 
ਸਖੀ ਹੀ ਸਮਝਦਾ ਸੀ। ਉਹ ਮੂਰਖ ਭੇਦ ਅਭੇਦ ਕੁਝ ਨਹੀਂ ਜਾਣਦਾ ਸੀ ਅਤੇ ਉਸ ਨੂੰ ਉਸ 
ਦੀ _ਜਿਗਰੀ ਸਾਥਣ ਸਮਝਦਾ _ਸੀ।੭। 

ਇਕ ਦਿਨ ਪੁੱਤਰੀ ਨੇ ਪਿਤਾ ਦੇ ਵੇਖਦੇ ਹੋਇਆਂ ਖੇਡ ਵਿਚ ਬਹੁਤ ਮਗਨ ਹੋ_ਗਈ। 
ਉਸ (ਇਸਤਰੀ ਬਣੇ) ਪੁਰਸ਼ ਨੂੰ ਪੁਰਸ਼ ਕਹਿ ਕੇ ਅਤੇ ਸੁਅੰਬਰ ਰਚ ਕੇ (ਉਸ ਨੂੰ ਆਪਣਾ) 
ਪਤੀ _ਬਣਾ _ਲਿਆ।੮। 

ਫਿਰ ਮਨ ਵਿਚ ਦੁਖ ਮੰਨਾ ਕੇ ਬੈਠ ਗਈ ਅਤੇ ਮਾਤਾ ਪਿਤਾ ਨੂੰ ਸੁਣਾ ਕੇ ਕਹਿਣ 


ਲਗੀ--। ਵੇਖੋ, ਇਨ੍ਹਾਂ ਨੇ ਮੇਰੀ ਕੀ ਹਾਲਤ _ਕਰ_ ਦਿੱਤੀ _ਹੈ। ਮੈਨੂੰ ਇਨ੍ਹਾਂ `ਨੇ ਸਹੇਲੀ ਪਤੀ 
ਬਣਾ ਕੇ ਦੇ ਦਿੱਤੀ ਹੈ।੯। 
ਹੁਣ ਮੇਰੀ ਇਹ ਸਖੀ ਹੀ ਪਤੀ ਬਣ ਗਈ ਹੈ। ਹੇ ਦੈਵ! ਮੇਰੇ ਨਾਲ ਇਹ ਬਚਪਨ ਤੋਂ 


ਹੀ ਖੇਡਦੀ ਆਈ ਹੈ। ਹੁਣ ਜੇ ਮੇਰੇ ਵਿਚ ਸਤ ਹੈ ਤਾਂ ਇਹ ਇਸਤਰੀ ਪੁਰਸ਼ ਬਣ ਜਾਏ।੧0। 


ਜੇ ਮੇਰੇ ਵਿਚ ਕੁਝ ਸਤ ਹੈ ਤਾਂ ਇਹ ਇਸਤਰੀ ਤੋਂ ਮਰਦ ਬਣ ਜਾਵੇ। ਹੁਣ ਇਹ 
ਮਰਦ _ਦੀ ਜੂਨ ਪਾਏ ਅਤੇ ਮੇਰੇ _ਨਾਲ _ਕਾਮ-ਕੇਲ _ਕਰੇ।੧੧। 

ਇਨ੍ਹਾਂ ਬਚਨਾਂ ਤੋਂ ਰਾਜਾ ਹੈਰਾਨ ਹੋ __ਗਿਆ। _ਰਾਣੀ ਸਮੇਤ ਮਨ ਵਿਚ ਵਿਚਾਰ ਕੀਤਾ 
ਕਿ ਪੁੱਤਰੀ ਕਿਸ ਤਰ੍ਹਾਂ ਦੀਆਂ ਗੱਲਾਂ _ਕਰਦੀ ਹੈ। (ਸਾਡੇ) ਮਨ ਵਿਚ ਬਹੁਤ ਅਸਚਰਜ 
ਲਗਦੀਆਂ ਹਨ।੧੨। 

ਜਦ ਰਾਜੇ ਨੇ ਉਸ ਦੇ ਬਸਤ੍ਰ _ਉਤਰਵਾ ਕੇ ਵੇਖਿਆ, ਤਾਂ ਉਹ ਉਹੀ ਨਿਕਲਿਆ ਜੋ 
ਪੁੱਤਰੀ ਨੇ ਕਿਹਾ ਸੀ। (ਰਾਜੇ ਨੇ) ਉਸ ਨੂੰ ਅਧਿਕ ਸਤੀ ਕਰ ਕੇ ਜਾਣਿਆ ਅਤੇ ਮੂਰਖ ਨੇ 
ਭਲੇ ਬੁਰੇ ਨੂੰ ਨ __ਪਛਾਣਿਆ।੧੩। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਲਾਦ ਦੇ ੩੨੪ਵੇ' ਗਰੇਤੂ ਦੀ ਸਪਤ 

ਭਾ ਲਭ _ਹੈ/ _=੨੪/ ੬੧9੮/ ਚਲਦਾ? 


ਚੱਪਣਾ 

ਇਕ ਸੁਲਤਾਨ ਸੈਨ ਨਾਂ ਦਾ ਰਾਜਾ ਸੀ ਜਿਸ ਵਰਗਾ _ਵਿਧਾਤਾ ਨੇ ਕੋਈ ਹੋਰ ਨਹੀਂ 
ਸਿਰਜਿਆ ਸੀ। ਉਸ ਦੀ ਸੁਲਤਾਨ ਦੇਈ ਨਾਂ ਦੀ ਇਸਤਰੀ ਸੀ ਜੋ ਬਹੁਤ ਰੂਪਵਾਨ, ਗੁਣਵਾਨ 
ਅਤੇ _ਉਜਲੇ ਆਚਾਰ _ਵਾਲੀ _ਸੀ।੧। 

ਉਨ੍ਹਾਂ ਦੇ ਘਰ ਇਕ ਪੁੱਤਰੀ ਹੋਈ, ਮਾਨੋ _ਔਂਗ _ਦੀ _ਲਾਟ ਸਥਿਤ ਹੋਵੇ। _(ਉਹ) 
ਸੁਲਤਾਨ _ਕੁਅਰਿ _ਬਹੁਤ ਸੁੰਦਰ _ਸੀ। (ਇੰਜ ਲਗਦਾ ਸੀ) ਮਾਨੋ ਸੋਨੇ ਨੂੰ _ਪੰਘਾਰ ਕੇ _ ਸੈਚੇ 
ਵਿਚ _ਢਾਲੀ ਗਈ _ਹੋਵੇ।੨। 

ਜਦ ਉਸ ਦੇ ਸ਼ਰੀਰ ਵਿਚ ਜੋਬਨ ਪਸਰ _ਗਿਆ _ਤਦ ਸਾਰਾ _ਬਚਪਨਾ ਚਲਾ __ਗਿਆ। 
(ਉਸ ਦੇ) ਅੰਗ ਅੰਗ ਉਤੇ ਕਾਮ ਦੇਵ ਨੇ ਦਮਾਮਾ ਵਜਾ ਦਿੱਤਾ ਅਤੇ ਉਹ ਇਸਤਰੀ 
ਜਗਤ _ਵਿਚ ਪ੍ਰਸਿੱਧ ਹੋ _ਗਈ।੩। 


੪੧੮ 


ਸੀ _ਦਸਮ-ਗ੍ੰਥ _ਸਾਹਿਬ 


ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ। ਦ੍ਰਾਰੈ _ਭੀਰ ਬਾਰ ਨਹਿ ਪਾਵੈ। 
ਏਕ _ਤਰੁਨ ਤਰੂਨੀ ਕੌ _ਭਾਯੋ। _ਜਾਨੁਕ ਮਦਨ ਰੂਪ ਧਰਿ ਆਯੋ। ੪। 


ਸੋਇ ਕੁਅਰ ਤਰੁਨੀ ਕੌ ਭਾਯੋ। _ਪਠੈ _ਸਹਚਰੀ ਬੋਲਿ _ਪਠਾਯੋ। 
ਕੀੜਾ ਕਰੀ ਬਹੁਤ ਬਿਧਿ ਵਾ ਸੋ। ਕੀਨੋ ਪ੍ਰਾਤ ਸੁਯੰਬਰ ਤਾ ਸੋ। ੫। 


ਜਬ ਹੀ ਬ੍ਯਾਹ ਤਵਨ ਸੌ_ਕੀਯੋ। _ਬਹੁਤਿਕ ਬਰਿਸ ਨ ਜਾਨੇ ਦੀਯੋ। 
ਕੀੜਾ ਕਰੈ _ਭਾਤਿ _ਭਾਤਿਨ _ਤਨ। ਹਰਖ _ਬਢਾਇ _ਬਢਾਇ ਅਧਿਕ _ਮਨ। ੬। 


ਭੋਗ ਬਹੁਤ ਦਿਨ ਤਾ ਸੰਗ ਕਯੋ। ਤਾ ਕੋ ਬਲ ਸਭ ਹੀ ਹਰਿ ਲਯੋ। 
ਜਬੈ ਨ੍ਰਿਧਾਤ ਕੁਅਰ ਵਹ ਭਯੋ। ਤਬ ਹੀ ਡਾਰਿ ਹਿਰਦੈ ਤੇ ਦਯੋ। ੭। 


ਔਰਨ ਸਾਥ _ਕਰੈ ਤਬ ਪ੍ਰੀਤਾ। _ਨਿਸੁ ਦਿਨ ਕਰੈ ਕਾਮ ਕੀ ਰੀਤਾ। 
ਪਤਿਹਿ ਤੋਰਿ ਖੋਜਾ ਕਰਿ ਡਾਰਾ। ਆਪੁ ਅਵਰ ਸੋ ਕੇਲ ਮਚਾਰਾ। ੮। 


ਬਿਰਹ ਰਾਇ ਤਾ ਕੋ ਥੋ ਯਾਰਾ। ਜਾ ਸੋ ਬਧਿਯੋ ਕੁਅਰਿ ਕੇ ਪ੍ਯਾਰਾ। 
ਤਾ ਪਰ ਰਹੀ ਹੋਇ ਸੋ ਲਟਕਨ। ਤਿਹ ਹਿਤ ਮਰਤ ਪ੍ਯਾਸ ਅਰੁ ਭੂਖਨ। ੯। 


ਇਕ ਦਿਨ ਭਾਂਗ ਮਿਤ੍ਰ ਤਿਹ _ਲਈ। ਪੋਸਤ ਸਹਿਤ ਅਫੀਮ ਚੜਈ। 
ਬਹੁ _ਰਤਿ ਕਰੀ ਨ _ਬੀਰਜ _ਗਿਰਾਈ। ਆਠ ਪਹਿਰ ਲਗਿ _ਕੁਅਰਿ _ਬਜਾਈ। _੧0। 


ਸਭ _ਨਿਸਿ ਨਾਰਿ ਭੋਗ ਜਬ _ਪਾਯੋ। ਬਹੁ ਆਸਨ ਕਰਿ ਹਰਖ _ਬਢਾਯੋ। 
ਤਾ ਪਰ ਤਰੁਨਿ ਚਿਤ ਤੇ ਅਟਕੀ। ਭੂਲਿ ਗਈ ਸਭ ਹੀ ਸੁਧਿ ਘਟ ਕੀ। ੧੧। 


ਦੈ ਘਟਿਕਾ ਜੋ ਭੋਗ ਕਰਤ ਨਰ। ਤਾ ਪਰ _ਰੀਝਤ ਨਾਰਿ ਬਹੁਤ ਕਰਿ। 


ਵੇ 


ਚਾਰਿ ਪਹਰ ਜੋ ਕੇਲ ਕਮਾਵੈ। ਸੋ ਕ੍ਯੋ ਨ ਤ੍ਰਿਯ ਕੌ ਚਿਤ ਚੁਰਾਵੈ। ੧੨। 


ਰੈਨਿ ਸਕਲ ਤਿਨ _ਤਰੁਨਿ _ਬਜਾਈ। _ਭਾਤਿ ਭਾਤਿ ਕੇ ਸਾਥ _ਹੰਢਾਈ। 
ਆਸਨ ਕਰੇ _ਤਰੂਨਿ ਬਹੁ _ਬਾਰਾ। ਚੁੰਬਨਾਦਿ ਨਖ _ਘਾਤ _ਅਪਾਰਾ। _੧੩। 


ਭਾਤਿ _ਭਾਤਿ ਕੇ ਚਤੁਰਾਸਨ _ਕਰਿ। ਭਜ੍ਯੋ ਤਾਹਿ ਤਰ _ਦਾਬਿ ਭੁੂਜਨ ਭਰਿ। 
ਚੁੰਬਲ ਆਸਨ ਕਰਤ _ਬਿਚਛਨ। _ਕੋਕ _ਕਲਾ _ਕੋਬਿਦ ਸਭ _ਲਛਨ। _੧੪। 


ਚਰਿਤ੍ਰ ਪਾਖਿਆਨ ੪੧੯ 


ਉਸ ਦੀ ਸੁੰਦਰਤਾ ਨੂੰ ਸੁਣ ਸੁਣ ਕੇ ਰਾਜ ਕੁਮਾਰ ਉਥੇ ਆਉਂਦੇ ਸਨ ਅਤੇ ਦੁਆਰ 
ਉਤੇ ਭੀੜ ਹੋਣ ਕਾਰਨ (ਵੇਖਣ ਲਈ) ਵਾਰੀ ਹੀ ਨਹੀਂ ਮਿਲਦੀ ਸੀ। ਇਕ ਨੌਜਵਾਨ ਰਾਜ 
ਕੁਮਾਰੀ ਨੂੰ ਜਚ _ਗਿਆ। (ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਰੂਪ ਹੀ ਧਾਰ ਕੇ ਆ 
ਗਿਆ ਹੋਵੇ।੪। 
ਉਹੀ ਕੁਮਾਰ ਰਾਜ ਕੁਮਾਰੀ ਨੂੰ ਚੰਗਾ _ਲਗਾ 
ਲਿਆ। _ਉਸ ਨਾਲ ਬਹੁਤ ਤਰ੍ਹਾਂ ਨਾਲ _ਕਾਮ-ਕੇਲ _ਕੀਤੀ। 
ਰਚਾ _ਲਿਆ।੫। 
ਉਸ 


ਉਸ _ਨਾਲ _ਬਹੁਤ ਦਿਨਾਂ ਤਕ ਭੋਗ _ਵਿਲਾਸ ਕੀਤਾ ਅਤੇ ਉਸ _ਦੀ ਸਾਰੀ ਤਾਕਤ 
ਖ਼ਤਮ _ਕਰ _ਦਿੱਤੀ। ਜਦ _ਉਹ ਕੁਮਾਰ ਨਿਰ-ਧਾਤ (ਸ਼ਕਤੀਹੀਨ) ਹੋ __ਗਿਆ, ਤਾਂ ਉਦੋਂ ਹੀ 
(ਰਾਜ ਕੁਮਾਰੀ ਨੇ) ਉਸ ਨੂੰ ਮਨ ਵਿੱਚੋਂ ਹਟਾ ਦਿੱਤਾ।੭। 

ਤਦ ਉਹ ਹੋਰਾਂ ਨਾਲ ਪ੍ਰੀਤ ਕਰਨ _ਲਗੀ _ਅਤੇ ਰਾਤ ਦਿਨ ਕਾਮ-ਕ੍ਰੀੜਾ ਦੀ ਰੀਤ 
ਕਰਨ _ਲਗੀ। _ਪਤੀ _ਦੀ _ਮਰਦਾਵੀਂ ਤਾਕਤ ਨੂੰ ਖ਼ਤਮ _ਕਰ ਕੇ _ਖੁਸਰਾ _(ਨਾਮਰਦ) _ਬਣਾ 
ਦਿੱਤਾ ਅਤੇ ਆਪ ਹੋਰਾਂ ਨਾਲ _ਕੇਲ-ਕ੍ਰੀੜਾ _ਮਚਾਉਣ _ਲਗੀ।੮। 

ਉਸ ਬਿਰਹ ਰਾਇ ਨਾਂ ਦਾ ਇਕ ਯਾਰ ਸੀ, ਜਿਸ ਨਾਲ ਕੁਮਾਰੀ ਦਾ ਬਹੁਤ ਪ੍ਰੇਮ 
ਉਹ ਉਸ ਉਤੇ ਲਟੂ ਹੋ ਗਈ ਅਤੇ ਉਸ ਵਿਚ (ਮਗਨ ਰਹਿਣ ਕਰ ਕੇ) 


ਸੁਖ _ਮਾਣਿਆ। (ਤਦ) ਇਸਤਰੀ ਉਸ ਉਤੇ ਮਨੋ ਅਟਕ ਗਈ ਅਤੇ_ਸ਼ਰੀਰ_ਦੀ_ ਸੁੱਧ ਬੁੱਧ 
ਭੁਲ ਗਈ।੧੧। 

ਜੋ ਪੁਰਸ਼ ਦੋ ਘੜੀਆਂ ਤਕ (ਇਸਤਰੀ ਨਾਲ) ਭੋਗ ਕਰਦਾ ਹੈ, (ਤਾਂ) ਉਸ ਉਤੇ 
ਇਸਤਰੀ ਬਹੁਤ _ਰੀਝਦੀ ਹੈ। _ਜੋ (ਵਿਅਕਤੀ) ਚਾਰ _ਪਹਿਰ _ਤਕ _ਕਾਮ-ਕ੍ਰੀੜਾ _ਕਰੇਗਾ _ਤਾਂ 
ਉਹ _ਭਲਾ ਇਸਤਰੀ ਦਾ ਚਿਤ ਕਿਉਂ ਨਹੀਂ _ਜ਼ੁਰਾਏਗਾ।੧੨। 

ਉਸ ਨੇ ਸਾਰੀ ਰਾਤ ਇਸਤਰੀ ਨਾਲ ਸੈਭੋਗ ਕੀਤਾ ਅਤੇ ਕਈ ਤਰ੍ਹਾਂ ਨਾਲ ਵਰਤਿਆ। 
(ਉਸ) ਇਸਤਰੀ ਦੇ ਬਹੁਤ ਵਾਰ ਆਸਣ _ਜਮਾਏ ਅਤੇ _ਬਹੁਤ ਸਾਰੇ ਚੁੰਬਨ (ਲਏ) ਅਤੇ 
ਨਹੁੰਆਂ ਦੇ ਜ਼ਖਮ _ਕੀਤੇ।੧੩। 

ਕਈ ਤਰ੍ਹਾਂ ਦੇ _ਚਤੁਰਤਾ ਵਾਲੇ ਆਸਣ ਕੀਤੇ ਅਤੇ ਭੁਜਾਵਾਂ ਵਿਚ ਲੈ ਕੇ ਉਸ ਨਾਲ 
ਚੋਗੀ ਤਰ੍ਹਾਂ _ਸੈਭੋਗ _ਕੀਤਾ। ਚਤੁਰਾਈ ਭਰੇ ਚੁੰਬਨ ਅਤੇ ਆਸਣ ਕੀਤੇ ਜੋ ਸਾਰੇ _ਕੋਕ _ਕਲਾ 
ਵਿਚ ਦਸੇ ਲੱਛਣਾਂ ਅਨੁਸਾਰ _ਸਨ।੧੪। 


੪੨0 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਪੋਸਤ ਸਾਬ ਅਫੀਮ ਬਹੁ _ਘੋਟਿ ਚੜਾਵਤ _ਭੰਗ। 
ਚਾਰਿ ਪਹਰ _ਭਾਮਹਿ ਭਜਾ ਤਊ ਨ ਮੁਚਾ ਅਨੰਗ। _੧੫। 
ਦੱਖਣ? 
ਭੋਗ _ਕਰਤ _ਸਭ _ਰੈਨਿ _ਬਿਤਾਵਤ। _ਦਲਿਮਲਿ _ਸੇਜ _ਮਿਲਿਨ ਹ੍ਹੈ _ਜਾਵਤ। 
ਹੋਤ ਦਿਵਾਕਰ ਕੀ _ਅਨੁਰਾਈ। _ਛੈਲ ਸੇਜ _ਮਿਲਿ ਬਹੁਰਿ _ਬਿਛਾਈ। _੧੬। 
ਪੌਢਿ ਪੁਜੰਕ ਅੰਕ ਭਰਿ _ਸੋਊ। _ਭਾਂਗ ਅਫੀਮ ਪਿਯਤ ਮਿਲਿ ਦੋਊ। 
ਬਹੁਰਿ ਕਾਮ ਕੀ ਕੇਲ ਮਚਾਵੈ। ਕੋਕ ਸਾਰ ਮਤ ਪ੍ਰਗਟ _ਦਿਖਾਵੈ। _੧੭। 
ਕੈਫਨ ਸਾਥ ਰਸ ਮਸੇ ਹੈ ਕਰਿ। ਪ੍ਰੋਢਿ ਪ੍ਰਜੰਕ ਰਹਤ ਦੋਊ ਸ੍ਹੈ ਕਰਿ। 
ਬਹੁਰਿ _ਜਗੈ _ਰਸ ਰੀਤਿ ਮਚਾਵੈ। _ਕਵਿਤ _ਉਚਾਰਹਿ _ਧੁਰਪਦ _ਗਾਵੈ। _੧੮। 


ਤਬ ਲਗਿ ਬਿਰਹ ਨਟਾ ਤਾ ਕੋ ਪਤਿ। ਨਿਕਸਿਯੋ ਆਇ ਤਹਾ ਮੂਰਖ _ਮਤਿ। 
ਤਬ ਤ੍ਰਿਯ ਚਤੁਰ ਚਰਿਤ੍ਰ ਬ਼ਿਚਰਿ ਕੈ। ਹਨ੍ਯੋ ਤਾਹਿ ਫਾਸੀ ਗਰ ਡਰਿ ਕੈ। ੧੯। 


ਏਕ _ਕੋਠਰੀ ਮਿਤ੍ਰ _ਛਪਾਯੋ। _ਪਤਿਹਿ ਮਾਰਿ ਸੁਰ ਊਚ _ਉਘਾਯੋ। 
ਰਾਜਾ ਪੂਜਾ ਸਬਦ ਸੁਨਿ _ਧਾਏ। ਦੁਹਿਤਾ ਕੇ ਮੰਦਰਿ ਚਲਿ ਆਏ। ੨0। 


ਮ੍ਰਿਤਕ ਪਰਿਯੋ ਤਾ ਕੌ _ਭਰਤਾਰਾ। ਰਾਵ ਰੰਕ _ਸਭਹੂੰਨ ਨਿਹਾਰਾ। 
ਪੂਛਤ ਭਯੋ _ਤਿਸੀ ਕਹ _ਰਾਜਨ। _ਕਹਾ ਭਈ ਯਾ _ਕੀ ਗਤਿ ਕਾਮਨਿ। ੨੧। 


ਸੁਨਹੁ ਪਿਤਾ ਮੈ ਕਛੂ ਨ ਜਾਨੋ। ਰੋਗ ਯਾਹਿ_ਜੋ_ਤੁਮੈ ਬਖਾਨੋ। 
ਅਕਸਮਾਤੁ _ਯਾ ਕਹ _ਕਛੁ _ਭਯੋ। ਜੀਵਤ ਹੁਤੋ ਮ੍ਰਿਤਕ ਹ੍ਹੈ ਗਯੋ। _੨੨। 


ਅਰੁ ਜੋ ਅਬ ਮੋ ਮੈ ਕਛੁ ਸਤ ਹੈ। ਅਰੁ ਜੋ ਸਤ੍ਯ ਬੇਦ ਕੌ ਮਤ ਹੈ। 
ਅਬ ਮੈ ਰੁਦੂ ਤਪਸ੍ਯਾ ਕਰਿ ਹੋ। ਯਾਹਿ ਜਿਯਾਊ ਕੈ ਜਰਿ ਮਰਿ ਹੋ। ੨੩। 


ਤੁਮਹੂੰ ਬੈਠ _ਯਾਹਿ _ਅੰਗਨਾ ਅਬ। ਪੂਜਾ ਕਰਹੁ _ਸਦਾ ਸਿਵ ਕੀ ਸਬ। 
ਮੈ ਯਾ ਕੌ ਇਹ ਘਰ ਲੈ ਜੈ ਹੈ। ਪੂਜਿ ਸਦਾ ਸਿਵ ਬਹੁਰਿ ਜਿਵੈ ਹੋ। ੨੪। 


ਮਾਤ _ਪਿਤਾ _ਅੰਗਨਾ _ਬੈਠਾਏ। _ਨੈਬੀ _ਮਹਤਾ ਸਗਲ _ਬੁਲਾਏ। 
ਲੈ ਸੰਗ ਗਈ ਮ੍ਰਿਤਕ ਕਹ _ਤਿਹ _ਘਰ। ਰਾਖਿਯੋ _ਥੋ ਜਹਾ ਜਾਰ _ਛਪਾ ਕਰਿ। ੨੫। 


ਤਿਹ ਘਰ ਜਾਇ ਪਾਟ ਦ੍ਰਿੜ ਦੈ ਕਰਿ। ਰਮੀ ਜਾਰ ਕੇ ਸਾਥ ਬਿਹਸਿ ਕਰਿ। 
ਨ੍ਿਪ ਜੁਤ ਬੈਠ ਲੋਗ ਦ੍ਰਾਰਾ ਪਰਿ। ਭੇਦ ਅਭੇਦ ਨ ਸਕਤ _ਬਿਚਰਿ ਕਰਿ। ੨੬। 


ਚਰਿਤ੍ਰ ਪਾਖਿਆਨ ੪੨੧ 


ਹੋ ਇਆ।੧੫। 
ਜੱਪਣਾ 

ਸੈਭੋਗ ਕਰਦਿਆਂ ਸਾਰੀ _ਰਾਤ ਬਿਤਾ ਦਿੰਦੇ। ਮਿਲਣ ਨਾਲ _ਸੇਜ _ਮਧੋਲੀ ਜਾਂਦੀ। ਜਦੋਂ 
ਸਵੇਰ ਦੀ ਲਾਲੀ ਹੁੰਦੀ, ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫਿਰ ਵਿਛਾ ਲੈਂਦੀ।੧੬। 

ਪਲੰਘ ਉਤੇ (ਦੋਵੇਂ) ਜਫੀ ਪਾਕੇ ਸੌਂਦੇ ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ। 
ਫਿਰ ਕਾਮ-ਕ੍ਰੀੜਾ ਸ਼ੁਰੂ _ਕਰ ਦਿੰਦੇ ਅਤੇ ਕੋਕ-ਸ਼ਾਸਤ੍ਰ _ਦੇ _ਸਾਰ ਨੂੰ ਸਪਸ਼ਟ _ਕ੍ਰਿਆਸ਼ੀਲ 
ਕਰਦੇ ।੧੭। 

ਨਸ਼ਿਆਂ ਦੇ ਰਸ ਵਿਚ ਮਸਤ ਹੋਕੇ ('ਰਸ ਮਸੇ”) ਦੋਵੇਂ ਪਲੰਘ ਉਤੇ ਸੁਤੇ ਰਹਿੰਦੇ। 
ਜਾਗਣ ਤੇ ਫਿਰ _ਕਾਮ-ਕ੍ਰੀੜਾ ਸ਼ੁਰੂ _ਕਰਦੇ, _ਕਵਿਤਾ ਪੜ੍ਹਦੇ ਅਤੇ _ਧੁਰਪਦ _ਗਾਉਂਦੇ।੧੮। 

ਤਦ ਤਕ ਉਸ ਦਾ ਮੂਰਖ ਮਤ ਵਾਲਾ ਪਤੀ _ਬਿਰਹ _ਨਟਾ ਉਥੇ ਆ ਨਿਕਲਿਆ। ਤਦ 
ਉਸ ਚਾਲਾਕ ਇਸਤਰੀ ਨੇ ਚਰਿਤ੍ਰ ਕਰ ਕੇ ਉਸ ਨੂੰ ਗਲੇ ਵਿਚ ਫਾਹੀ ਪਾ ਕੇ ਮਾਰ 
ਦਿੱਤਾ।੧੯। 

ਇਕ ਕੋਠੜੀ ਵਿਚ ਮਿਤਰ ਨੂੰ ਛੁਪਾ ਦਿੱਤਾ ਅਤੇ ਪਤੀ ਨੂੰ ਮਾਰ ਕੇ ਉੱਚੀ ਉੱਚੀ ਰੋਣ 
ਲਗੀ। ਰਾਜਾ ਅਤੇ ਪੁਜਾ (ਰੋਣ ਦੀ) ਆਵਾਜ਼ ਸੁਣ ਕੇ ਪੁੱਤਰੀ ਦੇ ਘਰ ਵਲ ਭਜਦੇ ਹੋਏ ਆ 
ਗਏ ।੨0। 

ਉਸ ਦੇ ਮਰੇ ਪਏ ਪਤੀ ਨੂੰ ਰਾਜੇ ਅਤੇ ਰੰਕ (ਅਮੀਰ ਅਤੇ ਗ਼ਰੀਬ) ਸਭ ਨੇ _ਵੇਖਿਆ। 
ਉਸ ਨੂੰ ਰਾਜੇ ਨੇ ਪੁਛਿਆ ਕਿ ਹੇ ਪੁੱਤਰੀ! ਇਸ ਦੀ ਇਹ ਹਾਲਤ ਕਿਵੇਂ ਹੋਈ (ਅਰਥਾਤ! 
ਇਹ ਕਿਵੇਂ ਮਰ _ਗਿਆ)।੨੧॥। 

(ਰਾਜ ਕੁਮਾਰੀ ਨੇ ਉੱਤਰ ਦਿੱਤਾ--) ਹੇ ਪਿਤਾ ਜੀ! ਸੁਣੋ! ਮੈਂ (ਇਸ ਸੰਬੰਧ ਵਿਚ) ਕੁਝ 
ਨਹੀਂ _ਜਾਣਦੀ। ਜੇ ਇਸ ਨੂੰ ਰੋਗ ਹੁੰਦਾ ਤਾਂ ਤੁਹਾਨੂੰ ਦਸਦੀ। ਇਸ ਨੂੰ ਅਚਾਨਕ _ਹੀ ਕੁਝ 
ਹੋਇਆ। (ਹੁਣੇ) ਜੀਉਂਦਾ ਸੀ, (ਬਸ ਐਵੇਂ ਹੀ) ਮਰ _ਗਿਆ।੨੨। 

ਅਤੇ ਜੇ ਹੁਣ ਮੇਰੇ ਵਿਚ ਕੁਝ ਸਤ ਹੈ ਅਤੇ ਜੇ ਵੇਦਾਂ ਦਾ ਮਤ ਸੱਚਾ ਹੈ, ਤਾਂ ਮੈਂ ਹੁਣ 
ਰਦੂ ਦੀ _ਤਪਸਿਆ ਕਰਦੀ ਹਾਂ। ਇਸ ਨੂੰ ਜੀਵਾਉਂਦੀ ਹਾਂ ਜਾਂ (ਇਸ ਨਾਲ) ਸੜ ਮਰਦੀ 
ਹਾਂ।੨੩। 

ਤੁਸੀਂ ਵੀ ਸਾਰੇ ਹੁਣ ਇਸ ਵੇਹੜੇ ਵਿਚ ਬੈਠ ਕੇ ਸਦਾ ਸ਼ਿਵ ਦੀ ਪੂਜਾ ਕਰੋ। ਮੈਂ _ਇਸ 
(ਦੀ ਲੋਥ) ਨੂੰ ਘਰ ਅੰਦਰ ਲੈ ਜਾਂਦੀ ਹਾਂ ਅਤੇ ਸਦਾ ਸ਼ਿਵ ਦੀ ਪੂਜਾ ਕਰ ਿ 
ਜੀਉੱਦਾ ਕਰਦੀ ਹਾਂ।੨੪। 

ਮਾਤਾ _ਪਿਤਾ ਨੂੰ ਵੇਹੜੇ ਵਿਚ ਬਿਠਾਇਆ ਅਤੇ _ਸਾਰੇ ਚੌਕੀਦਾਰ ਅਤੇ _ਮੁਖੀਏ ਬੁਲਾ 
ਲਏ। (ਉਹ ਪਤੀ ਦੀ) ਲੋਥ ਨੂੰ ਲੈ ਕੇ ਉਸ ਘਰ ਅੰਦਰ ਗਈ ਜਿਥੇ ਯਾਰ ਨੂੰ ਛੁਪਾ ਕੇ 
ਰਖਿਆ ਹੋਇਆ ਸੀ।੨੫। 

ਉਸ ਘਰ ਵਿਚ ਜਾ ਕੇ ਦਰਵਾਜ਼ਾ ਚੰਗੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਅਤੇ ਪ੍ਰਸੰਨਤਾ 
ਪੂਰਵਕ ਯਾਰ _ਨਾਲ _ਰਮਣ _ਕਰਨ _ਲਗੀ। ਰਾਜੇ ਸਮੇਤ ਲੋਕੀਂ ਦੁਆਰ ਉਤੇ ਬੈਠੇ ਸਨ, _(ਪਰ 
ਉਹ) ਭੇਦ ਅਭੇਦ ਨੂੰ ਕੁਝ ਵੀ ਵਿਚਾਰ ਨ __ਸਕੇ।੨੬। 


੪੨੨ ਸੀ _ਦਸਮ-ਗ੍ੂੰਥ _ਸਾਹਿਬ 


ਤੇ ਸਭ ਹੀ ਜਿਯ ਮੈ ਅਸ ਜਾਨੈ। ਸੁਤਾ ਸਿਵਹਿ ਪੂਜਤ ਅਨੁਮਾਨੈ। 
ਯਾ ਕੀ ਆਜੁ ਸਤਤਾ ਲਹਿ _ਹੈ। ਭਲਾ ਬੁਰੀ ਬਤਿਯਾ ਤਬ _ਕਹਿ_ਹੈ। ੨੭। 


ਹੋਮ 


ਯਹ ਕੁਅਰਿ ਰੁਦੂ ਸੋ ਰਤ ਹੈ। ਜੋ ਯਹ ਤਿਹ ਚਰਨਨ ਮੈ ਮਤ ਹੈ। 
ਪਤਿ ਜੀਵਤ ਬਾਰ ਨ ਲਗਿ ਹੈ। ਸਿਵ ਸਿਵ ਭਾਖਿ ਮ੍ਰਿਤਕ ਪੁਨਿ ਜਗਿ ਹੈ। ੨੮। 


ਘਿ 


ਇਤ ਤੇ ਦ੍ਰਾਰ ਬਿਚਾਰ ਬਿਚਾਰਤ। ਉਤ ਤ੍ਰਿਯ ਸੰਗ ਭੀ ਜਾਰ ਮਹਾ _ਰਤ। 
ਜ੍ਯੋ _ਜ੍ਯੋ _ਲਪਟਿ ਚੋਟ _ਚਟਕਾਵੈ। ਤੇ ਜਾਨੇ ਵਹ ਗਾਲ੍ਹ _ਬਜਾਵੈ। ੨੯। 


ਤਹਾ ਖੋਦਿ ਭੂ ਤਾ ਕੋ ਗਾਡਾ। ਬਾਹਰ ਹਾਡ _ਗੋਡ ਨਹਿ ਛਾਡਾ। 
ਅਪਨੇ ਸਾਥ ਜਾਰ ਕਹ ਧਰਿ ਕੈ। ਲੈ ਆਈ ਇਹ ਭਾਤਿ ਉਚਰਿ ਕੈ। ੩0। 


ਜਬ ਮੈ ਧ੍ਯਾਨ ਰੁਦੂ ਕੋ ਧਰਿਯੋ। ਤਬ ਸਿਵ ਅਸ ਮੁਰ ਸਾਥ ਉਚਰਿਯੋ। 
ਬਰੰਬੂੂਹ ਪੁਤ੍ਰੀ ਮਨ _ਭਾਵਤ। ਜੋ ਇਹ ਸਮੈ ਹਿਿਦੈ ਮਹਿ ਆਵਤ। _੩੧। 


ਤਬ ਮੈ ਕਹਿਯੋ ਜਿਯਾਇ ਦੇਹੁ ਪਤਿ। ਜੋ ਤੁਮਰੇ ਚਰਨਨ ਮਹਿ ਮੁਰ ਮਤਿ। 
ਤਬ ਇਹ ਭਾਤਿ _ਬਖਾਨਿਯੋ ਸਿਵ ਬਚ। ਸੋ ਤੁਮ ਸਮਝਿ ਲੇਹੁ ਭੂਪਤਿ ਸਚੁ। ੩੨। 


ਦੰਹਾਰਾ 
ਤਾ ਤੇ ਅਤਿ ਸੁੰਦਰ ਕਰੋ ਵਾ ਤੇ ਬੈਸ ਕਿਸੋਰ। 
ਨਾਥ ਜੀਯੋ_ਸ੍ਰੀ ਸੰਭੁ ਕੀ ਕ੍ਰਿਪਾ ਦ੍ਰਿਸਟਿ ਕੀ ਕੋਰ। ੩੩। 
ਦੱਪਲ? 
ਸਭਹਿਨ ਬਚਨ ਸਤ ਕਰਿ _ਜਾਨਾ। ਸਿਵ ਕੋ _ਸਤ ਬਚਨ _ਅਨੁਮਾਨਾ। 
ਤਬ ਤੇ ਤਜਿ ਸੁੰਦਰ ਜਿਯ ਤ੍ਰਾਸਾ। ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ। ੩੪। ੧। 


/ਏੱਤਾ ਨੰ ਗਾਨਤ ਪਲ੍ਹਯਾਨੇ /ਤੇਯਾ ਗਾਠਤੋ ਅੰਤਾਂ ਭੂਪ ਅੰਭਾਦੇ ਤੀਨ ਸੌਂ ਖਲੀਸ਼ ਲਾੰਠਤ ਸਨਆਖਤਮ 
ਮਤੁ ਨਭਨ _ਨ੍ਤ/ =੨੫”/ &੬੧#੨/ ਆਫਰੂੰ/ 


ਰੱਖਣਾ 
ਗਹਰਵਾਰ ਰਾਜਾ ਇਕ _ਅਤਿ _ਬਲ। _ਕਬੈ ਨ _ਚਲਿਯਾ _ਪੀਰ _ਹਲਾਚਲ। 
ਗੂਡ ਮਤੀ ਨਾਰੀ ਤਾ ਕੇ ਘਰ। ਕਹੀ ਨ ਪਰਤ ਪ੍ਰਭਾ ਤਾ ਕੀ ਬਰ। ੧। 


ਤਹ ਇਕ _ਹੁਤੋ ਸਾਹ _ਬਡਭਾਗੀ। _ਰੂਪਵਾਨ _ਗੁਨਵਾਨ ਨੁਰਾਗੀ। 
ਸੁਕਚ ਮਤੀ ਦੁਹਿਤਾ ਤਾ ਕੇ _ਘਰ। ਪੁਗਟ ਭਈ ਜਨੁ _ਕਲਾ _ਕਿਰਣਿਧਰ। ੨। 


੧. ਪੁਰਾਤਨ ਬੀੜਾਂ ਵਿਚ ੩੨੫ ਅੰਕ ਦਿੱਤੇ ਬਿਨਾ ੩੨੬ ਸ਼ੁਰੂ _ਕਰ ਦਿੱਤਾ ਗਿਆ ਹੈ। 


ਚਰਿਤ੍ਰ ਪਾਖਿਆਨ ੪੨੩ 


ਉਹ ਸਾਰੇ ਮਨ ਵਿਚ ਇਹੀ ਸਮਝ _ਰਹੇ ਸਨ ਅਤੇ 
ਅਨੁਮਾਨ ਲਗਾ ਰਹੇ ਸਨ ਕਿ ਅਜ ਇਸ ਦੀ ਸਤਿਤਾ ਵੇਖਾਂਗੇ ਅਤੇ 
ਗੱਲ ਕਹਾਂਗੇ।੨੭। 

ਜੇ ਇਹ ਰਾਜ ਕੁਮਾਰੀ ਰੁਦੂ (ਦੀ ਪੂਜਾ) ਵਿਚ ਲੀਨ ਹੈ ਅਤੇ ਜੇ ਇਹ ਉਸ ਦੇ ਚਰਨਾਂ 
ਵਿਚ ਮਗਨ ਹੈ, ਤਾਂ ਪਤੀ ਦੇ ਜੀਵਿਤ ਹੋਣ ਨੂੰ ਦੇਰ ਨਹੀਂ _ਲਗੇਗੀ _ਅਤੇ 
ਕਰਦਾ ਮੁਰਦਾ ਫਿਰ ਜੀਉਂਦਾ ਹੋ __ਜਾਵੇਗਾ।੨੮। 

ਇਧਰ ਦੁਆਰ ਉਤੇ (ਉਹ ਸਾਰੇ) ਵਿਚਾਰ ਕਰ ਰਹੇ ਸਨ, ਉਧਰ ਰਾਜ ਕੁਮਾਰੀ ਯਾਰ 
ਨਾਲ _ਰਤੀ-ਕ੍ਰੀੜਾ ਵਿਚ ਰੁਝੀ ਹੋਈ ਸੀ। (ਉਹ) ਜਿਉਂ ਜਿਉਂ ਲਿਪਟ ਕੇ ਆਵਾਜ਼ ਕਢਦੇ ਸਨ, 
ਤਾਂ ਉਹ (ਬਾਹਰ ਬੈਠੇ) ਸਮਝਦੇ ਕਿ (ਸ਼ਿਵ ਨੂੰ ਪ੍ਰਸੰਨ ਕਰਨ ਲਈ) ਬਕਰੇ ਬੁਲਾਉਂਦੀ ਹੈ।੨੯। 

(ਉਨ੍ਹਾਂ ਨੇ) ਧਰਤੀ ਵਿਚ ਟੋਆ ਪੁਟ ਕੇ ਉਸ ਨੂੰ ਦਬਾ ਦਿੱਤਾ ਅਤੇ ਬਾਹਰ ਕੋਈ ਹਡ 
ਗੋਡਾ ਨਹੀਂ ਛਡਿਆ। (ਫਿਰ) ਆਪਣੇ ਯਾਰ ਨੂੰ ਨਾਲ ਲੈ ਕੇ ਇਹ ਕਹਿੰਦੀ ਹੋਈ ਬਾਹਰ ਲੈ 
ਆਈ--।੩0। 

ਜਦ ਮੈਂ ਰੁਦੂ ਦਾ ਧਿਆਨ ਧਾਰਿਆ ਤਾਂ ਸ਼ਿਵ ਨੇ ਮੈਨੂੰ ਇਸ ਪ੍ਰਕਾਰ ਕਿਹਾ--ਹੇ ਪੁੱਤਰੀ 
ਮਨ ਭਾਉਂਦਾ ਵਰ ਮੰਗ ('ਬਰੰਬੂਹ”), ਜੋ ਵੀ _ਇਸ ਵੇਲੇ ਤੇਰੇ ਹਿਰਦੇ ਵਿਚ _ਆਵੇ।੩੧। 

ਤਦ ਮੈਂ ਕਿਹਾ ਕਿ ਜੇ ਮੇਰੀ ਮਤ ਤੁਹਾਡੇ ਚਰਨਾਂ ਵਿਚ ਲਗੀ ਹੋਈ ਹੈ ਤਾਂ (ਮੇਰਾ) 
ਪਤੀ ਜੀਉਂਦਾ ਕਰ _ਦਿਓ। ਤਦ ਸ਼ਿਵ ਨੇ ਇਸ ਤਰ੍ਹਾਂ ਕਿਹਾ--। ਹੇ ਰਾਜਨ! ਇਸ ਨੂੰ ਤੁਸੀਂ 
ਸਚ ਸਮਝ _ਲਵੋਂ।੩੨। 
ਦੰਹਰਾ” 

ਮੈਂ ਇਸ ਨੂੰ ਪਹਿਲਾਂ ਨਾਲੋਂ ਸੁੰਦਰ ਅਤੇ ਜਵਾਨ ਬਣਾ ਦਿੱਤਾ ਹੈ। ਸ੍ਰੀ ਸ਼ਿਵ ਦੀ ਕ੍ਰਿਪਾ 
ਕਟਾਖ ਨਾਲ (ਮੇਰਾ) ਪਤੀ _ਜੀਵਤਿ ਹੋ__ਗਿਆ ਹੈ।੩੩। 


ਚੱਪਲਾਂ 


ਲਿਆ। _ਤਦ ਉਹ ਸੁੰਦਰੀ ਮਨ ਦਾ ਭੈ 
ਲਗੀ।੩੪। 

ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗਰ ਦੇ ਮੰਤ ਡੂਪ ੰਭਾਦ ਦੇ ੩੨੫ਵਂ' ਗਾਰੈੜ੍ਹ ਦੀ ਸਮਾਪਤੀ 

ਗ੍ਭ ਲਭ _ਹੈ/ _=੨੫/ &੬੧੪੨/ ਚਲਦਾ/ 

ਜੱਪਣਾ 

ਇਕ _ਗਹਰਵਾਰ (ਰਾਜਪੂਤ) ਰਾਜਾ _ਬਹੁਤ _ਬਲਵਾਨ _ਸੀ। _ਉਸ ਨੂੰ ਕਦੇ ਵੀ (ਕੋਈ) 
ਦੁਖ ਜਾਂ ਹਲਚਲ ਡਾਵਾਂਡੋਲ ਨਹੀਂ ਕਰ _ਸਕੀ। ਉਸ ਦੇ ਘਰ ਗੂੜ੍ਹ _ਮਤੀ ਨਾਂ ਦੀ ਇਸਤਰੀ 
ਸੀ। ਉਸ ਦੀ ਸੁੰਦਰ ਸ਼ੋਭਾ ਦਾ ਵਰਣਨ _ਨਹੀਂ__ਕੀਤਾ ਜਾ __ਸਕਦਾ।੧। 

ਉਥੇ ਇਕ _ਵਡਭਾਗੀ ਸ਼ਾਹ ਹੁੰਦਾ ਸੀ ਜੋ ਬਹੁਤ ਰੂਪਵਾਨ, _ਗੁਣਵਾਨ ਅਤੇ ਸਨੇਹੀ 
ਸੀ। ਉਸ ਦੇ ਘਰ ਸੁਕਚ ਮਤੀ ਨਾਂ ਦੀ ਪੁੰਤਰੀ ਸੀ। (ਇੰਜ ਲਗਦੀ ਸੀ) ਮਾਨੋ ਚੰਦੂਮਾ ਦੀ 
ਕਲਾ _ਪੁਗਟ ਹੋਈ ਹੋਵੇ।੨। 


੪੨੪ ਸੀ _ਦਸਮ-ਗ੍ੂੰਥ _ਸਾਹਿਬ 


ਏਕ ਤਹਾ ਬੈਪਾਰੀ ਆਯੋ। ਅਮਿਤ _ਦਰਬ _ਨਹਿ ਜਾਤ _ਗਨਾਯੋ। 
ਜਵਿਤੁ _ਜਾਇਫਰ _ਉਸਟੈ ਭਰੇ। ਲੌਂਗ _ਲਾਯਚੀ _ਕਵਨ _ਉਚਰੇ। _੩। 


ਉਤਰਤ ਧਾਮ ਤਵਨ ਕੇ _ਭਯੋ। _ਮਿਲਬੋ ਕਾਜ ਸਾਹ ਸੰਗ _ਗਯੋ। 
ਦੁਹਿਤ ਘਾਤ ਤਵਨ ਕੀ ਪਾਈ। ਸਕਲ _ਦਰਬੁ _ਤਿਹ _ਲਿਯੋ _ਚੁਰਾਈ। ੪। 


ਮਾਤ੍ਹਾ ਗ੍ਰਿਹਿ ਕੀ ਸਕਲ _ਨਿਕਾਰਿ। ਦਈ ਬਹੁਰਿ ਤਹ ਆਗਿ_ਪੁਜਾਰ। 
ਰੋਵਤ ਸੁਤਾ ਪਿਤਾ ਪਹਿ ਆਈ। _ਜਰਿਯੋ ਧਾਮ ਕਹਿ ਤਾਹਿ ਸੁਨਾਈ। ੫। 


ਸੁਨ ਤ੍ਰਿਯ ਬਚਨ _ਸਾਹ ਦੈ ਧਾਏ। ਘਰ ਕੋ _ ਮਾਲ ਨਿਕਾਸਨ ਆਏ। 
ਆਗੇ ਆਇ ਨਿਹਾਰੈ ਕਹਾ। _ਨਿਰਖਾ ਢੇਰ ਭਸਮ ਕਾ __ਤਹਾ। ੬। 


ਬਹੁਰਿ ਸੁਤਾ ਇਮਿ ਬਚਨ _ਉਚਾਰੇ। _ਯਹੈ ਪਿਤਾ ਦੁਖ ਹਿਿਦੈ ਹਮਾਰੇ। 
ਆਪਨਿ ਗਏ ਕਾ ਸੋਕ ਨ ਆਵਾ। ਯਾ ਕੋ ਲਗਤ ਹਮੈ _ਪਛਤਾਵਾ। ੭। 


ਪੁਨਿ ਸੁਤਾ ਕੌ ਅਸ ਸਾਹ ਉਚਾਰੇ। ਸੋਈ ਭਯੋ ਜੁ _ਲਿਖਿਯੋ ਹਮਾਰੇ। 
ਤੁਮ ਯਾ ਕੋ ਕਛੂ ਸੋਕ ਕਰਹੁ ਜਿਨ। ਦੈ ਹੋ ਦਰਬੁ ਜਰਿਯੋ ਜਿਤਨੋ ਇਨ। ੮। 


ਭੇਦ ਅਭੇਵ ਨ ਕਛੁ ਜੜ _ਪਾਯੋ। ਮੂੰਡ ਮੁੰਡਾਇ ਬਹੁਰਿ ਘਰ ਆਯੋ। 
ਕਰਮ ਰੇਖ ਅਪਨੀ ਪਹਿਚਾਨੀ। ਤ੍ਰਿਯ ਚਰਿਤ੍ਰ ਕੀ ਰੀਤਿ ਨ ਜਾਨੀ। ੯। 


ਸਾਹੁ ਸੁਤਾ ਇਹ ਛਲ ਧਨ ਹਰਾ। ਭੇਦ ਨ ਤਾ ਕੇ ਪਿਤੈ ਬਿਚਰਾ। 
ਸ੍ਯਾਨਾ ਹੁਤੋ ਭੇਦ ਨਹਿ _ਪਾਯੋ। ਬਿਨੁ _ਲਾਗੇ ਜਲ ਮੂੰਡ ਮੁੰਡਾਯੋ। _੧0। _੧। 


/ਏੱਤਾ ਹੀ ਗਾਠਤ ੫ਖ੍ਹਯਾਨੇ /ਤੈਯਾ ਲਾਰੇੜ੍ਹ ਅੰਤਾਂ ਭੂਪ ਨੰਭਾਦੇ ਤੀਨ ਸੈਂ ਛਲੀਨ ਲਾਠਤ੍ੂਹ ਸਮਾਪਤਮ 
ਗਤ ਨਭਨ ਸਤ) _=੨੬/ ੬੧੫੨/ %ਫਰੀੰ/ 
ਚੱਪਾਣ 
ਅਚਲਾਵਤੀ ਨਗਰ _ਇਕ _ਸੋਹੈ। _ਅਚਲ _ਸੈਨ ਰਾਜਾ ਤਹ ਕੋਹੈ। 
ਅਚਲ ਦੇਇ ਤਾ ਕੇ ਘਰ ਰਾਨੀ। ਸੁੰਦਰਿ ਭਵਨ ਚਤੁਦਸ _ਜਾਨੀ। _੧। 


ਅਚਲ ਮਤੀ ਦੂਸਰ ਤਿਹ _ਦਾਰਾ। ਤਾ ਤੇ ਸੁੰਦਰਿ ਹੁਤੀ ਅਪਾਰਾ। 
ਤਾ ਸੋ ਨ੍ਰਿਪ ਕੋ ਨੇਹ ਅਪਾਰਾ। ਜਾਨਤ ਊਚ _ਨੀਚ _ਤਿਹ ਪ੍ਯਾਰਾ। _੨। 


ਦੁਤਿਯ ਨਾਰਿ ਅਸ _ਚਰਿਤ _ਬਿਚਾਰਿਯੋ। ਏਕ ਨਾਰਿ ਕੇ ਸਾਥ _ਸਿਖਾਰਿਯੋ। 
ਤਾ ਕੋ ਭਰਿਯੋ ਦਰਬ ਸੌ ਧਾਮਾ। ਜਾਨਤ ਅਵਰ ਨ ਦੂਜੀ ਬਾਮਾ। ੩। 


ਜਬ ਸਭ ਅਰਧ ਰਾਤ੍ਰਿ ਸ੍ਰੈ ਜਾਹਿ। ਜਾਗਤ ਰਹੈ ਏਕ ਜਨ _ਨਾਹਿ। 
ਦੀਪ _ਜਰਿਯੋ _ਧੌਲਰ ਜਬ _ਲਹਿਯਹੁ। ਤਬ ਤੁਮ ਅਸ ਰਾਜਾ ਸੌ ਕਹਿਯਹੁ। ੪। 


ਚਰਿਤ੍ਰ ਪਾਖਿਆਨ ੪੨੫ 


ਉਥੇ (ਇਕ ਦਿਨ) ਇਕ ਵਪਾਰੀ ਆਇਆ। _(ਉਸ ਪਾਸ) ਬੇਹਿਸਾਬ ਧਨ-ਦੌਲਤ ਸੀ, 
ਨੂੰ ਗਿਣਿਆ ਨਹੀਂ ਜਾ _ਸਕਦਾ। (ਉਸ ਨੇ) ਜਾਵਿਤਰੀ, ਜਾਫਲ, ਲੌਂਗ, ਇਲਾਇਚੀ ਦੇ 
ਲਦੇ ਹੋਏ ਸਨ, (ਜਿਨ੍ਹਾਂ ਦਾ) ਵਰਣਨ (ਭਲਾ) ਕੌਣ _ਕਰ ਸਕਦਾ ਹੈ।੩। 

ਉਹ ਉਸ ਦੇ ਘਰ ਹੀ ਉਤਰਿਆ ਅਤੇ ਮਿਲਣ ਲਈ ਸ਼ਾਹ _ਕੋਲ ਗਿਆ। ਸੁਕਚ 
ਨੂੰ ਤਾੜਿਆ ਅਤੇ ਸਾਰੇ ਧਨ ਨੂੰ ਚੁਰਾ _ਲਿਆ।੪। 


ਮੌਕੇ ਨ 
ਫਿਰ) ਸਾਰੇ ਘਰ _ਦੀ _ਧਨ-ਦੌਲਤ _ਕਢ ਕੇ ਮਗਰੋਂ __ਘਰ ਨੂੰ ਅੱਗ _ਲਗਾ __ਦਿੱਤੀ। 
ਰੋਂਦੀ ਹੋਈ ਪੁੰਤਰੀ ਪਿਤਾ ਕੋਲ ਆਈ। ਉਸ ਨੂੰ ਦਸਿਆ ਕਿ ਘਰ ਸੜ ਗਿਆ ਹੈ।੫। 


ਉਸ ਕੁੜੀ ਦੀ ਗੱਲ ਸੁਣ ਕੇ ਦੋਵੇਂ ਸ਼ਾਹ (ਉਥੋਂ ਨੂੰ) ਭਜ ਪਏ ਅਤੇ ਘਰ ਦਾ ਮਾਲ 
ਕੱਢਣ ਲਈ ਪਹੁੰਚੇ। ਅਗੇ ਆ ਕੇ ਉਨ੍ਹਾਂ ਨੇ ਕੀ ਵੇਖਿਆ ਕਿ ਉਥੇ (ਸਾਰਾ ਘਰ) ਸੁਆਹ ਦਾ 
ਢੇਰ ਬਣਿਆ ਪਿਆ ਹੈ।੬। 

ਫਿਰ ਪੁੰਤਰੀ ਨੇ ਇਸ ਤੜ੍ਹਾਂ ਕਿਹਾ--ਹੇ ਪਿਤਾ ਜੀ! ਮੇਰੇ ਹਿਰਦੇ ਵਿਚ ਇਹ ਦੁਖ ਹੈ। 
ਮੈਨੂੰ _ਆਪਣੇ (ਸਾਮਾਨ ਦੇ) ਨੁਕਸਾਨ ਦਾ ਦੁਖ ਨਹੀਂ, ਪਰ ਇਨ੍ਹਾਂ ਦੇ (ਨੁਕਸਾਨ ਦਾ) ਮੈਨੂੰ 
ਬਹੁਤ ਪਛਤਾਵਾ ਹੈ।੭। 

ਇਸ ਤਰ੍ਹਾਂ ਕਿਹਾ ਕਿ ਉਹੀ ਹੋਇਆ ਹੈ ਜੋ ਸਾਡੇ ਭਾਗਾਂ 
ਤੂੰ ਇਸ ਦਾ ਕੁਝ ਵੀ ਦੁਖ ਨ ਮੰਨਾ। (ਪ੍ਰਭੂ ਆਪ ਹੀ) ਇਨ੍ਹਾਂ 


ਨੂੰ ਸਾਰਾ ਸਾੜਿਆ ਹੋਇਆ ਧਨ ਦੇ ਦੇਵੇਗਾ।੮। 
ਉਸ ਮੂਰਖ ਨੇ ਭੇਦ ਅਭੇਦ ਨੂੰ ਕੁਝ ਨ ਸਮਝਿਆ ਅਤੇ ਠਗਿਆ ਹੋਇਆ ਫਿਰ ਘਰ 
ਪਰਤ ਆਇਆ। (ਉਸ ਨੇ) ਇਸ ਨੂੰ ਆਪਣੀ ਕਰਮ ਰੇਖਾ ਵਜੋਂ ਸਮਝਿਆ ਅਤੇ ਇਸਤਰੀ 


ਚਰਿਤ੍ਰ ਦੀ ਰੀਤ ਨੂੰ 

ਸ਼ਾਹ ਦੀ ਪੁੱਤਰੀ ਨੇ ਇਸ ਤਰ੍ਹਾਂ ਦੇ ਛਲ ਨਾਲ ਧਨ ਹਰ ਲਿਆ। ਇਸ ਭੇਦ ਨੂੰ ਉਸ 

ਪਿਤਾ ਵੀ ਨ ਸਮਝ _ਸਕਿਆ। ਸਿਆਣਾ ਹੋਣ ਤੇ ਵੀ ਭੇਦ ਨਹੀਂ ਸਮਝ ਸਕਿਆ ਅਤੇ 

ਬਿਨਾ _ਪਾਣੀ ਲਗਾਏ _ਸਿਰ ਮੁੰਨਵਾ ਲਿਆ (ਅਰਥਾਤ! ਬੁਰੀ ਤਰ੍ਹਾਂ _ਠਗਿਆ _ਗਿਆ)।੧0। 

/ਏਥੋਂ ਨੰ ਗਰੇਤਰੰਪ/#ਆਨ ਦੇ ਤਆ ਗਰੈੜ੍ਹ ਦੋ ਮੰਤ ਭੂਪ ਸ਼ੰਲਾਦ ਦੇ =੨੬ਵੇ' ਗਰੇਤਹ ਦੀ ਸਤੀ 
ਗਭ ਲ੍ਭ _ਹੈ/ _=੨੬/ ੬੧੫੨/ _ਚਲਟਾ/ 


ਅਚਲਾਵਤੀ ਨਾਂ ਦਾ ਇਕ _ਨਗਰ _ਸੀ। ਉਥੋਂ ਦਾ ਰਾਜਾ _ਅਚਲ _ਸੈਨ _ਸੀ। _ਅਚਲ 
ਦੇਈ ਨਾਂ ਦੀ ਉਸ ਦੇ ਘਰ ਰਾਣੀ ਸੀ। ਉਹ ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ _ਸੀ।੧। 

ਅਚਲ _ਮਤੀ ਉਸ _ਦੀ ਦੂਜੀ ਰਾਣੀ ਸੀ। ਜੋ ਉਸ (ਪਹਿਲੀ) ਨਾਲੋਂ ਅਧਿਕ ਸੁੰਦਰ 
ਸੀ। ਉਸ ਨਾਲ ਰਾਜੇ ਨੂੰ ਬਹੁਤ ਅਧਿਕ ਪ੍ਰੇਮ ਸੀ। ਉਨ੍ਹਾਂ ਦੇ ਪ੍ਰੇਮ ਨੂੰ ਅਮੀਰ ਗ਼ਰੀਬ ਸਭ 
ਸਮਝਦੇ _ਸਨ।੨। 

ਦੂਜੀ (ਭਾਵ ਪਹਿਲੇ ਵਾਲੀ) ਰਾਣੀ ਨੇ ਇਹ ਚਰਿਤਰ _ਕਰਨਾ ਵਿਚਾਰਿਆ ਅਤੇ ਇਕ 
ਇਸਤਰੀ ਨੂੰ ਮਿਲ ਕੇ ਸਿਖਾਇਆ। ਉਸ ਦਾ ਘਰ ਧਨ ਨਾਲ ਭਰ ਦਿੱਤਾ। ਇਸ ਦਾ ਦੂਜੀ 


ਰਾਣੀ 
ਇਕ ਵਿਅਕਤੀ ਵੀ ਜਾਗਦਾ ਹੋਇਆ ਨ ਰਹੇ। ਜਦ ਮਹੱਲ ਉਤੇ ਦੀਵਾ ਬਲਦਾ ਹੋਇਆ 
ਵੇਧੋਂ ਤਾਂ 


੪੨੬ 


ਸੀ _ਦਸਮ-ਗ੍ੂੰਥ _ਸਾਹਿਬ 


ਮਾਯਾ _ਗਡੀ ਮੋਹਿ ਨ੍ਰਿਪ ਜਾਨੋ। ਏਕ ਬਾਤ ਮੈ ਤੁਮੈ _ਬਖਾਨੋ। 
ਅਛਲਾ ਦੇ ਤ੍ਰਿਯ ਕੌ ਬਲਿ ਦੈ ਕੈ। ਗ੍ਰਿਹ ਲੈ ਜਾਹਿ ਕਾਢਿ ਮੁਹਿ ਲੈ ਕੈ। ੫। 


ਅਛਲਾ ਦੇ ਜਬ ਹੀ ਸੁਨਿ ਪਾਯੋ। _ਉਲਟਿ ਭੇਦ ਤਿਹ ਤ੍ਰਿਯਹਿ ਸਿਖਾਯੋ। 
ਏਕ ਬਾਤ ਮਾਗੇ ਮੁਹਿ ਦੇਹੁ। ਨ੍ਰਿਪ ਪਹਿ ਨਾਮ ਤਿਸੀ ਕਾ ਲੇਹੁ। ੬। 


ਪ੍ਰਥਮੈ ਅਧਿਕ _ਦਰਬੁ _ਤਿਹ _ਦਿਯਾ। _ਦੁਗਨੋ _ਦਰਬ _ਦੇਨ ਤਿਹ _ਕਿਯਾ। 
ਤਿਨ ਸਹੇਟ ਉਤ ਦੀਪ _ਜਗਾਯੋ। ਇਤਿ ਇਸਤ੍ਰੀ ਇਮਿ ਭਾਖਿ ਸੁਨਾਯੋ। _੭। 


ਹੇ ਨ੍ਰਿਪ ਮੁਹਿ ਮਾਯਾ ਤੁਮ ਜਾਨੋ। ਬਿਕਟ ਕੇਤੁ ਕੀ ਗਡੀ ਪਛਾਨੋ। 
ਅਪਨੀ ਇਸਤ੍ਰੀ ਕਹ ਬਲਿ ਦੈ ਕੈ। ਯਾ ਤੇ ਭਖਹੁ ਕਾਢਿ ਧਨ ਲੈ ਕੈ। ੮। 


ਰਾਨੀ ਸਾਥ _ਜਹਾ_ਨ੍ਰਿਪ ਸੋਯੋ। _ਅਰਧਿਕ ਰਾਤ੍ਰਿ ਬਚਨ _ਤਹ_ਹੌਯੋ। 
ਮੁਹਿ ਮਾਯਾ ਕੌ ਘਰ ਹੀ ਰਾਖਹੁ। ਇਸਤ੍ਰੀ ਦੈ ਅਪਨੀ ਬਲਿ ਭਾਖਹੁ। ੯। 


ਜਿਨ ਇਸਤ੍ਰੀ ਇਹ ਚਰਿਤ _ਬਨਾਯੋ। ਤਾ ਹੀ ਕੋ ਨ੍ਰਿਪ ਨਾਮ ਸੁਨਾਯੋ। 

ਰਾਜਾ ਲੋਭ ਦਰਬ ਕੇ ਮਾਰੇ। ਤਿਸੀ ਨਾਰਿ ਕਹ ਬਲਿ ਦੈ ਡਾਰੇ। ੧0। 

ਜਿਨਹੁ _ਨਾਰਿ ਕੌ _ਮਤੋ _ਸਿਖਾਯੋ। _ਪਲਟਿ ਕਾਮ ਤਾਹੀ ਕੇ ਆਯੋ। 

ਉਨ ਤ੍ਰਿਯ ਦਰਬ ਤਾਹਿ ਬਹੁ _ਦ੍ਯਾਇ। ਨਾਰਿ _ਤਿਸੀ ਕੌ ਹਨ੍ਯੌ _ਬਨਾਇ। _੧੧। 


ਬੁਰੀ ਬਾਤ ਜੋ ਕੋਈ _ਬਨਾਵੈ। ਉਲਟਿ ਕਾਮ ਤਾਹੀ ਕੇ ਆਵੈ। 
ਜੈਸਾ ਕਿਯੋ ਤੈਸ ਫਲ ਪਾਯੋ। _ਤਾਹਿ ਹਨਤ ਥੀ ਆਪੁ ਹਨਾਯੋ। ੧੨। ੧। 


/ਏੱਤਾ ਨੀ ਲਾਰਤੂ ਪਖੂਯਾਨੇ ਯਾ ਗਠਤ੍ੇ ਮਹਾਂ ਭੂਪ ਨੰਭਾਏੇ ਤੀਨ ਐਂ ਸ਼ਤਾਲਨ ਲਹੜ੍ ਸਆਖਤਮ 
ਮਤ ਨਭਨ ਸਤ) _=੨2੭/ ੪੬%੪/ ਅ#ਫਹੀ/ 


ਦੱਪਲ? 
ਥੰਭਕਰਨ ਇਕ ਥੰਭੂ ਦੇਸ ਨ੍ਰਿਪ। _ਸਿਖ੍ਯ ਸਾਧੁ ਕੋ _ਦੁਸਟਨ ਕੋ _ਰਿਪੁ। 
ਤਾ ਕੇ ਸ੍ਰਾਨ ਏਕ ਥੋ ਆਛਾ। ਸੁੰਦਰ ਘਨੋ ਸਿੰਘ ਸੋ _ਕਾਛਾ। ੧। 


ਇਕ ਦਿਨ ਧਾਮ ਨ੍ਰਿਪਤਿ ਕੇ ਆਯੋ। ਪਾਹਨ _ਹਨਿ ਤਿਹ ਤਾਹਿ ਹਟਾਯੋ। 
ਤ੍ਰਿਯ ਕੀ ਹੁਤੀ ਸ੍ਹਾਨ ਸੌ ਪ੍ਰੀਤਾ। ਪਾਹਨ ਲਗੇ ਭਯੋ ਦੁਖ _ਚੀਤਾ। _੨। 


ਪਾਹਨ ਲਗੇ _ਸ੍ਹਾਨ ਮਰਿ _ਗਯੋ। ਰਾਨੀ ਦੋਸ ਨ੍ਰਿਪਤਿ ਕਹ _ਦਯੋ। 
ਮਰਿਯੋ_ਸ੍ਹਾਨ ਭਯੋ ਕਹਾ _ਉਚਾਰਾ। _ਐਸੇ ਹਮਰੇ ਪਰੈ _ਹਜਾਰਾ। ੩। 


ਚਰਿਤ੍ਰ ਪਾਖਿਆਨ ੪੨੭ 


ਹੇ ਰਾਜਨ! ਤੁਸੀਂ ਮੈਨੂੰ (ਧਰਤੀ ਵਿਚ) _ਗਡੀ ਹੋਈ ਮਾਇਆ ਸਮਝੋ। ਇਕ ਗੱਲ ਮੈਂ 
ਤੁਹਾਨੂੰ ਕਹਾਂ ਕਿ _ਅਚਲਾ ਦੇਈ ਇਸਤਰੀ ਦੀ ਬਲੀ ਦੇ ਕੇ ਅਤੇ ਮੈਨੂੰ (ਦਬੇ ਹੋਏ ਧਨ ਨੂੰ) 
ਕਢ ਕੇ ਘਰ ਲੈ ਜਾਓ।੫। 

ਅਛਲਾ _ਦੇਈ ਨੇ ਜਦ ਇਹ ਸੁਣਿਆ, ਤਾਂ ਉਸ ਇਸਤਰੀ (ਨੂੰ ਬੁਲਾ ਕੇ) ਉਲਟੀ 
ਗੌਲ ਸਮਝਾ ਦਿੱਤੀ। ਇਕ ਬਚਨ ਮੰਗਦੀ ਹਾਂ, ਮੈਨੂੰ ਦੇ। ਰਾਜੇ ਕੋਲ (ਮੇਰੀ ਥਾਂ ਤੇ) ਉਸ ਦਾ 
ਨਾਂ _ਲੈ।੬। 

ਪਹਿਲੀ (ਰਾਣੀ ਨੇ) ਉਸ ਨੂੰ ਬਹੁਤ ਧਨ ਦਿੱਤਾ ਸੀ, ਪਰ ਇਸ ਨੇ ਦੁਗਣਾ ਧਨ ਦੇਣਾ 
ਕੀਤਾ। ਉਸ ਨੇ ਮਿਥੇ ਹੋਏ ਸਥਾਨ ਉਤੇ ਦੀਵਾ ਜਗਾਇਆ ਅਤੇ ਇਧਰ ਇਸਤਰੀ ਨੇ ਉੱਚੀ 
ਆਵਾਜ਼ ਵਿਚ _ਕਿਹਾ--।੭। 

ਹੇ ਰਾਜਨ! ਤੁਸੀਂ ਮੈਨੂੰ ਮਾਇਆ ਜਾਣੋ। _ਬਿਕਟ ਕੇਤੁ (ਰਾਜੇ) ਦੀ ਦਬੀ ਹੋਈ ਸਮਝੋ। 
ਆਪਣੀ ਇਸਤਰੀ ਦੀ ਬਲੀ ਦੇ ਕੇ ਅਤੇ ਇਥੋਂ ਧਨ ਕਢ ਕੇ ਲੈ ਜਾਓ ਅਤੇ ਵਰਤੋ।੮। 


ਰਾਣੀ ਨਾਲ ਜਿਥੇ ਰਾਜਾ ਸੁਤਾ ਪਿਆ ਸੀ, ਉਥੇ ਅੱਧੀ ਰਾਤ ਨੂੰ ਇਕ ਆਵਾਜ਼ ਹੋਈ। 
ਮੈਨੂੰ ਮਾਇਆ ਨੂੰ ਆਪਣੇ ਘਰ _ਵਿਚ ਹੀ ਰਖੋ ਅਤੇ ਆਪਣੀ ਇਸਤਰੀ ਦੀ ਬਲੀ ਦੇ ਕੇ 
(ਮੈਨੂੰ) _ਵਰਤੋ।੯। 

ਜਿਸ ਇਸਤਰੀ (ਰਾਣੀ) ਨੇ ਇਹ ਚਰਿਤ੍ਰ ਰਚਿਆ ਸੀ, ਰਾਜੇ ਨੂੰ ਉਸੇ ਦਾ ਨਾਂ ਕਹਿ 
ਸੁਣਾਇਆ। ਰਾਜੇ ਨੇ _ਧਨ ਦੇ ਲਾਲਚ ਵਿਚ, ਉਸ ਇਸਤਰੀ ਦੀ ਬਲੀ ਦੇ ਦਿੱਤੀ।੧0। 


ਜਿਸ ਨੇ ਇਸਤਰੀ (ਦਾਸੀ) ਨੂੰ ਭੇਦ ਸਿਖਾਇਆ ਸੀ, ਉਹ ਚਰਿਤੁ ਪਲਟ ਕੇ ਉਸ ਦੇ 
ਹੀ ਕੰਮ ਆਇਆ। _ਉਸ ਇਸਤਰੀ ਨੇ _ਉਸ (ਦਾਸੀ) ਨੂੰ ਬਹੁਤ ਧਨ ਦਿੱਤਾ ਪਰ __ਉਸ 
ਇਸਤਰੀ ਨੇ ਉਸੇ ਨੂੰ ਮਾਰ _ਦਿੱਤਾ।੧੧। 

ਜੇ ਕੋਈ ਮਾੜਾ ਕੰਮ ਕਰਦਾ ਹੈ, ਉਹ ਉਲਟਾ ਉਸੇ ਦੇ ਸਿਰ ਪੈਂਦਾ ਹੈ। ਜਿਹੋ ਜਿਹਾ 
(ਉਸ ਰਾਣੀ ਨੇ) ਕੀਤਾ ਸੀ, ਉਹੋ ਜਿਹਾ ਫਲ ਪਾ __ਲਿਆ। ਉਸ (ਦੂਜੀ ਰਾਣੀ) ਨੂੰ ਮਾਰਨਾ 
ਚਾਹੁੰਦੀ ਸੀ, ਪਰ _ਆਪ _ਹੀ ਮਾਰੀ ਗਈ।੧੨। 

/ਏਥੇਂ ਸੰ ਗੰਰੇਤੁੰਪ/ਮਿਆਨ ਦੇ ਤੁ ਗਾਰੇੜ ਦੇ ਮੰਤ ਭੂਪ ਸੰਾਦ ਦੇ =੨੭ਵੇ' ਗਰੇਤ ਦੀ _ਸ਼ਮਪਤਨ 

ਗਭ ਲਭ _ਹੈ/ _=2੭/ ੬੧੬੪/ ਚਲਦਾ/ 


ਦੇਸ਼ ਦਾ ਇਕ _ਥੰਭਕਰਨ ਨਾਂ ਦਾ ਰਾਜਾ _ਸੀ। (ਉਹ) ਸਾਧਾਂ ਦਾ ਸੇਵਕ ਅਤੇ 
ਵੈਰੀ ਉਸ ਦੇ ਘਰ ਇਕ ਬਹੁਤ ਵਧੀਆ ਕੁੱਤਾ ਸੀ। ਉਹ ਬਹੁਤ ਸੁੰਦਰ ਸੀ 
ਵਰਗੀ ਉਸ _ਦੀ ਡੀਲ _ਡੌਲ _ਸੀ।੧। 
ਦਿਨ (ਉਹ _ ਕੁੱਤਾ) ਰਾਜੇ ਦੇ ਘਰ ਆਇਆ। (ਰਾਜੇ ਨੇ) ਉਸ ਨੂੰ ਵੋਟੇ ਮਾਰ ਕੇ 
ਰਾਣੀ ਦੀ ਕੁਤੇ ਨਾਲ ਬਹੁਤ ਪ੍ਰੀਤ ਸੀ। (ਉਸ ਨੂੰ) ਵੋਟੇ ਲਗਣ ਕਰ ਕੇ 
(ਰਾਣੀ ਦਾ) ਚਿਤ ਦੁਖੀ ਹੋਇਆ।੨। 
ਵੱਟੇ ਲਗਣ ਨਾਲ ਕੁੌਤਾ ਮਰ _ਗਿਆ। 
(ਰਾਜੇ ਨੇ) _ਕਿਹਾ--ਕੀ ਹੋਇਆ ਜੇ ਕੁੌਂਤਾ ਮਰ ਗਿਆ ਹੈ। 
ਹਜ਼ਾਰਾਂ ਪਏ _ਹਨ।੩। 


ਰਾਣੀ ਨੇ ਇਸ ਦਾ ਦੋਸ਼ ਰਾਜੇ ਨੂੰ 
ਇਹੋ ਜਿਹੇ (ਕੁੱਤੇ) ਸਾਡੇ ਕੋਲ 


੪੨੮ 


ਸੀ _ਦਸਮ-ਗ੍ਰੰਥ _ਸਾਹਿਬ 


ਅਬ ਤੈ ਯਾ ਕੌ ਪੀਰ ਪਛਾਨਾ। ਤਾ 


ਕੋ ਭਾਤਿ ਪੂਜਿ ਹੈ ਨਾਨਾ। 
ਕਹਿਯੋ ਸਹੀ ਤਬ _ਯਾਹਿ ਪੁਜਾਊ। _ਭਲੇ ਭਲੇ 


ਤੇ ਨੀਰ ਭਰਾਊ। ੪। 


ਕੁਤਬ _ਸਾਹ ਰਾਖਾ ਤਿਹ ਨਾਮਾ। ਤਹੀ ਖੋਦਿ ਭੂਅ ਗਾਡਿਯੋ _ਬਾਮਾ। 
ਤਾ ਕੀ ਗੋਰ ਬਣਾਈ ਐਸੀ। ਕਿਸੀ ਪੀਰ ਕੀ ਹੋਇ ਨ ਜੈਸੀ। ੫। 


ਇਕ ਦਿਨ ਆਪੁ ਤਹਾ ਤ੍ਰਿਯ ਗਈ। _ਸਿਰਨੀ ਕਛੂ _ਚੜਾਵਤ _ਭਈ। 
ਮੰਨਤਿ _ਮੋਰਿ ਕਹੀ ਬਰ _ਆਈ। ਸੁਪਨਾ ਦਿਯੋ ਪੀਰ _ਸੁਖਦਾਈ। ੬। 


ਮੋਹਿ ਸੋਵਤੇ ਪੀਰ _ਜਗਾਯੋ। _ਆਪੁ ਆਪਨੀ _ਕਬੁਰ _ਬਤਾਯੋ। 

ਤਾ ਤੇ ਮੈ ਇਹ ਨੌਰ ਪਛਾਨੀ। ਜਬ ਹਮਰੀ ਮਨਸਾ ਬਰ _ਆਨੀ। _੭। 
ਇਹ ਬਿਧਿ ਜਬ ਪੁਰ ਮੈ ਸੁਨਿ ਪਾਯੋ। ਜ੍ਯਾਰਤਿ ਸਕਲ ਲੋਗ ਮਿਲਿ _ਆਯੋ। 
ਭਾਤਿ _ਭਾਤਿ _ਸੀਰਨੀ ਚੜਾਵੈ। ਚੂੰਬਿ ਕਬੁਰ ਕੂਕਰ ਕੀ ਜਾਵੈ। ੮। 


ਕਾਜੀ ਸੇਖ _ਸੈਯਦ ਤਹ _ਆਵੈ। ਪੜਿ _ਫਾਤਯਾ _ਸੀਰਨੀ _ਬਟਾਵੈ। 
ਧੂਰਿ ਸਮਸ ਝਾਰੂਅਨ ਉਡਾਹੀ। ਚੂੰਮਿ ਕਬੁਰ ਕੂਕਰ ਕੀ ਜਾਹੀ। ੯। 


ਦੰਹਰਾ 
ਇਹ ਛਲ ਅਪਨੈ _ਸ੍ਹਾਨ ਕੋ _ਚਰਿਤ _ਦਿਖਾਯੋ _ਬਾਮ। 
ਅਬ ਲਗਿ ਕਹ ਜ੍ਯਾਰਤਿ ਕਰੈ ਸਾਹੁ ਕੁਤਬ ਦੀ ਨਾਮ। ੧0। ੧। 
/ਇਤਾ ਹੂੰ ਲਾਰੇਤੂ ਪਲਾਨ /ਫੈਆਾ ਯੰਰੇੜ੍ੇ ਮੰਤ ਭੂਲ ਸਲਾਦ ਤੀਨ ਸ਼ ਅਠਾਣਨਾ ਯੰਰਤ੍ਹ ਸਆਪਤਨਾ 
ਗਤ ਨਭਨ' ਸ੍ਤ/ =੩੨੮/ ੪੬੧੭੪/ #ਫਲ,/ 
ਦੱਪਣ? 
ਬਿਜਿਯਾਵਤੀ ਨਗਰ ਇਕ ਸੋਹੈ। ਬ੍ਰਿਭੂਮ ਸੈਨ ਨ੍ਰਿਪਤਿ ਤਹ ਕੋਹੈ। 
ਬ੍ਯਾਘੂ ਮਤੀ ਤਾ ਕੇ ਘਰ ਦਾਰਾ। ਚੰਦੂ ਲਯੋ ਤਾ ਤੇ _ਉਜਿਯਾਰਾ। ੧। 


ਤਿਹ ਠਾ ਹੁਤੀ ਏਕ _ਪਨਿਹਾਰੀ। ਨ੍ਰਿਪ ਕੇ ਬਾਰ ਭਰਤ ਥੀ _ਦ੍ਰਾਰੀ। 
ਤਿਹ ਕੰਚਨ ਕੇ ਭੂਖਨ ਲਹਿ ਕੈ। ਡਾਰਿ ਦਏ ਘਟ ਮੌ ਕਰ ਗਹਿ ਕੈ। ੨। 


ਉਪਰ ਜਲ ਤਾ ਕੇ ਤਰ ਭੂਖਨ। ਕਿਨੂੰ ਨ ਨਰ ਸਮਝ੍ਯੋ ਤਿਹ ਦੂਖਨ। 
ਬਹੁ _ਪੁਰਖਨ ਤਾ ਕੋ ਜਲ _ਪੀਆ। ਕਿਨਹੂੰ ਜਾਨਿ ਭੇਦ ਨਹਿ _ਲੀਆ। ੩। 


ਰਾਨੀਹੂੰ ਤਿਹ _ਘਟਹਿ _ਨਿਹਾਰਾ। ਦ੍ਰਿਸਟਿ ਨ੍ਰਿਪਤਿ ਕੀ ਤਰ ਸੁ ਨਿਕਾਰਾ। 
ਕਾਹੂ ਬਾਤ _ਲਖੀ ਨਹਿ ਗਈ। _ਭੂਖਨ ਜਾਤ ਨਾਰਿ ਹਰਿ ਭਈ। ੪। ੧। 


/ਇੱਤਾ ਨੀ ਗਾਰਤ੍ਹ _ਪਲੂਯਾਨੋ /ਤਰ੍‌ਯਾ ਲਾਠੇਤੂ ਅੰਨੀ ਝੂਪ ਅੰਭਾਦੇ ਤੀਨ ਸੈਂ ਇਨਤਨਿ ਲਾਂਠਤ ਸਮਾਪਤਮ 
ਗਤ ਫ਼ੜ" ਨ੍ਤ/ ੨੭੯੭ ੬੧੭੮/ %ਫਹੀ/ 


ਚਰਿਤ੍ਰ ਪਾਖਿਆਨ ੪੨੯ 


ਜਿ 


ਹੁਣ ਤੂੰ ਇਸੇ ਨੂੰ ਪੀਰ ਸਮਝ _ਲਿਆ ਹੈ ਕਈ 
ਕਰੇਂਗੀ। _(ਰਾਣੀ ਨੇ _ਕਿਹਾ--) (ਤੁਸੀਂ) ਸਹੀ ਕਿਹਾ ਹੈ, (ਮੈਂ) ਇਸੇ 
ਅਤੇ _ਚੌਗੇ _ਚੌਗੇ _ਤੋਂ ਪਾਣੀ _ਭਰਵਾਵਾਂਗੀ।੪। 

ਰਾਣੀ ਨੇ ਉਸ ਦਾ ਨਾਂ ਕੁਤਬ ਸ਼ਾਹ ਰਖ ਦਿੱਤਾ ਅਤੇ ਧਰਤੀ ਪੁਟ ਕੇ ਉਥੇ ਹੀ ਦਬ 
ਦਿੱਤਾ। ਉਸ ਦੀ ਅਜਿਹੀ ਕਬਰ ਬਣਾਈ, ਜਿਸ ਵਰਗੀ ਕਿਸੇ ਪੀਰ ਦੀ ਵੀ ਨ ਹੋਵੇ।੫। 

ਇਕ _ਦਿਨ ਰਾਣੀ ਆਪ ਉਥੇ ਗਈ ਅਤੇ ਕੁਝ _ਸ਼ੀਰਨੀ (ਮਿਠਿਆਈ) _ਚੜ੍ਹਾਈ। 
ਕਹਿਣ _ਲਗੀ-- (ਮੈਨੂੰ) ਮਿਹਰਬਾਨ ਪੀਰ ਨੇ ਸੁਪਨੇ ਵਿਚ (ਦਰਸ਼ਨ) ਦੇ ਕੇ ਮੇਰੀ _ਮੌਨਤ 
ਪੂਰੀ _ਕਰ ਦਿੱਤੀ ਹੈ।੬। 

ਮੈਨੂੰ ਸੁੱਤੀ ਹੋਈ ਨੂੰ ਪੀਰ ਨੇ ਜਗਾਇਆ ਅਤੇ ਖ਼ੁਦ ਆਪਣੀ _ਕਬਰ _ਵਿਖਾਈ। ਜਦ 


ਮੇਰੀ ਮਨਸ਼ਾ ਪੂਰੀ ਹੋ ਗਈ, ਤਦ ਆ ਕੇ ਮੈਂ ਇਹ ਸਥਾਨ ਪਛਾਣ _ਲਿਆ।੭। 

ਇਸ ਤਰ੍ਹਾਂ ਜਦ _ਨਗਰ _ਵਾਸੀਆਂ ਨੇ ਸੁਣਿਆ, ਤਾਂ ਉਸ ਦੇ ਜ਼ਿਆਰਤ (ਦਰਸ਼ਨ) 
ਕਰਨ ਸਾਰੇ _ਲੋਕ _ਆ _ਗਏ। ਭਾਂਤ ਭਾਂਤ ਦੀਆਂ _ਮਿਠਿਆਈਆਂ _ਚੜ੍ਹਾਉਂਦੇ ਅਤੇ ਕੁੱਤੇ 
ਦੀ ਨੂੰ ਚੁੰਮ ਜਾਂਦੇ।੮। 


ਕਬਰ ਕੇ 
ਉਥੇ ਕਾਜ਼ੀ, ਸ਼ੇਖ, ਸੈਯਦ ਆਦਿ ਆਉਂਦੇ ਅਤੇ ਫਾਤਿਆ (ਕਲਮਾ) ਪੜ੍ਹ _ਕੇ _ਸ਼ੀਰਨੀ 


ਵੰਡਦੇ। ਦਾੜ੍ਹੀਆਂ ਨੂੰ ਝਾੜੂ ਵਜੋਂ ਵਰਤ ਕੇ ਧੂੜ ਉਡਾਉਂਦੇ ਅਤੇ ਕੁੱਤੇ ਦੀ ਕਬਰ ਨੂੰ ਚੁੰਮ ਕੇ 
ਜਾਂਦੇ।੯। 
ਦੰਹਰਾ 

ਇਸ ਤਰ੍ਹਾਂ ਦਾ _ਚਰਿਤੁ ਇਸਤਰੀ ਨੇ ਆਪਣੇ ਕੁੱਤੇ ਲਈ _ਕੀਤਾ। 
ਲੋਕੀਂ ਕੁਤਬ ਸ਼ਾਹ ਦੇ ਨਾਂ ਦੀ ਯਾਤ੍ਰਾ ਕਰਦੇ _ਹਨ।੧0। 

ਏਥੇ ਸੰ ਗੰਰੇਤੁੰਪ/ਮਿਆਨ ਦੇ ਤਆ ਗਾਰੇੜੂ ਦੇ ਮੰਤ ਭੂਪ ਸੰਾਦ ਦੇ =੨੮ਵੇ' ਗੰਰੇਤੂ ਦੀ ਸਮਪਤ£ 
ਭਾ ਲਭ _ਹੰ/ _=੨੮/ ੪੬੧੭੪/ ਚਲਦਾ? 


ਹੁਣ ਤਕ ਉਥੇ 


ਚੱਪਣਾ 

ਬਿਜਿਯਾਵਤੀ ਨਾਂ ਦਾ ਇਕ _ਨਗਰ ਹੁੰਦਾ ਸੀ। ਉਥੋਂ _ਦਾ ਰਾਜਾ _ਬ੍ਰਿਭੂਮ ਸੈਨ _ਸੀ। 
ਬਿਆਘੁ ਮਤੀ ਨਾਂ ਦੇ ਉਸ ਘਰ ਦੇ ਘਰ ਰਾਣੀ ਸੀ। (ਇਤਨੀ ਸੁੰਦਰ ਸੀ) ਮਾਨੋ ਚੰਦੂਮਾ ਨੇ 
ਉਸ ਤੋਂ ਪੁਕਾਸ਼ ਲਿਆ ਹੋਵੇ।੧। 

ਉਥੇ ਇਕ _ਪਨਿਹਾਰੀ (ਝੀਊਰੀ) ਹੁੰਦੀ ਸੀ ਜੋ ਰਾਜੇ ਦੇ ਦੁਆਰ ਤੇ ਪਾਣੀ ਭਰਦੀ 
ਹੁੰਦੀ ਸੀ। ਉਸ ਨੇ (ਇਕ ਦਿਨ) ਸੋਨੇ ਦੇ ਗਹਿਣੇ ਵੇਖੇ, ਤਾਂ ਹੱਥ ਨਾਲ ਚੁਕ ਕੇ ਘੜੇ ਵਿਚ 
ਪਾ _ਲਏ।੨। 

ਉਪਰ ਜਲ ਸੀ ਅਤੇ ਉਸ ਦੇ ਹੇਠਾਂ ਗਹਿਣੇ ਸਨ। ਪਰ ਕੋਈ ਵਿਅਕਤੀ ਵੀ (ਚੋਰੀ 
) ਇਸ ਦੋਸ਼ ਨੂੰ ਨ ਸਮਝ ਸਕਿਆ। ਬਹੁਤ ਵਿਅਕਤੀਆਂ ਨੇ ਉਸ ਕੋਲੋਂ ਪਾਣੀ ਪੀਤਾ, ਪਰ 
ਵੀ ਭੇਦ ਨੂੰ ਨ ਸਮਝ _ਸਕਿਆ।੩। 

ਰਾਣੀ ਨੇ ਵੀ ਉਸ ਘੜੇ ਨੂੰ ਵੇਖਿਆ ਅਤੇ ਰਾਜੇ ਦੀ ਨਿਗਾਹ ਵਿਚੋਂ ਵੀ _ਲੰਘਿਆ। 
ਕਿਸੇ ਤੋਂ ਵੀ ਗੱਲ ਸਮਝੀ ਨ _ਗਈ। (ਇਸ ਤਰ੍ਹਾਂ ਉਹ) ਇਸਤਰੀ ਗਹਿਣੇ ਚੁਰਾ ਕੇ ਲੈ 
ਗਈ।੪। 

ਏਥੋਂ ਸੰ ਗੰਰੇਤੁੰਪ/ਮਿਆਨ ਦੇ ਤਆ ਗੱਰੇੜੂ ਦੇ ਮੰਤ ਝੂਘ ਸਲਾਦ ਦੇ ੩੨੯ਵ' ਗਾਰੇੜ੍ਹ ਲੀ ਸਮਘਤ 

ਭਾ ਲਭ ਹ/ ੨੨੯੪ &੧੭੮/ ਲਲਦਾ/ 


07 


੮ 


੍ 


੪੩0 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਬਿਰਹਾਵਤੀ ਨਗਰ _ਇਕ _ਦਛਿਨ। _ਬਿਰਹ ਸੈਨ _ਤਿਹ _ਨ੍ਰਿਪਤਿ _ਬਿਚਛਨ। 
ਬਿਰਹਾ ਦੇਇ ਸਦਨ ਮਹਿ _ਬਾਲਾ। ਜਨੁ _ਕਰਿ ਸਿਖਰ ਅਗਨਿ _ਕੀ_ਜ੍ਹਾਲਾ। ੧। 


ਇਸਕਾ ਦੇ ਤਿਹ ਸੁਤਾ ਭਨਿਜੈ। ਚੰਦ ਸੂਰ ਜਿਹ ਸਮ ਛਬਿ ਦਿਜੈ। 
ਅਵਰ ਨਾਰਿ ਤਿਹ ਸਮ ਨਹਿ ਕੋਈ। ਤ੍ਰਿਯ ਕੀ ਉਪਮਾ ਕਹ ਤ੍ਰਿਯ ਸੋਈ। ੨। 


ਸੁੰਦਰਤਾ ਤਾ ਕੇ ਤਨ ਐਸੀ। ਸਚੀ ਪਾਰਬਤੀ ਹੋਇ ਨ ਤੈਸੀ। 
ਮਾਲਮ _ਸਕਲ ਜਗਤ _ਉਜਿਯਾਰੀ। _ਜਛ _ਗਾਂਧਹਬੀ _ਭੀਤਰ _ਪ੍ਯਾਰੀ। _੩। 


ਕੰਚਨ _ਸੈਨ ਦੈਤ ਤਹ ਭਾਰੋਂ। _ਬੀਰਜਮਾਨ _ਦੁਤਿਮਾਨ ਕਰਾਰੋ। 
ਨਿਹਕੰਟਕ _ਅਸੁਰਾਨ _ਕਰਿਯੋ _ਜਿਨ। _ਸਮੁਹਿ ਭਯੋ _ਸੋ_ਬਲੀ _ਹਨ੍ਯੋ _ਤਿਨ। ੪। 


ਤਿਹ ਪੁਰ ਅਰਧਿ ਰਾਤਿ ਵਹ ਆਵੈ। ਏਕ ਪੁਰਖ ਨਿਤਪ੍ਰਤਿ ਭਖਿ ਜਾਵੈ। 
ਸਭਹਿਨ ਸੋਚ ਬਢਿਯੋ _ਜਿਯ ਮੈ _ਅਤਿ। ਬੈਠਿ ਬਿਚਾਰ ਕਰਤ ਭੇ ਸੁਭ ਮਤਿ। ੫। 


ਇਹ ਰਾਛਸ ਅਤਿ ਹੀ __ਬਲਵਾਨਾ। ਮਾਨੁਖ _ਭਖਤ _ਰੈਨਿ _ਦਿਨ _ਨਾਨਾ। 
ਤਰਾਸ ਕਰਤ ਕਾਹੂ ਨਹਿ ਜਨ ਕੌ। ਨਿਰਭੈ ਫਿਰਤ ਹੋਤ ਕਰਿ ਮਨ ਕੌ। ੬। 


ਬੇਸਾ ਹੁਤੀ ਏਕ ਪੁਰ _ਤਵਨੈ। ਦਾਨਵ _ਖਾਤ ਮਨੁਖ _ਭੂਅ _ਜਵਨੈ। 
ਸੋ ਅਬਲਾ ਰਾਜਾ ਪਹ _ਆਈ। _ਨਿਰਖ ਰਾਵ ਕੀ ਪ੍ਰਭਾ ਲੁਭਾਈ। _੭। 


ਇਹ ਬਿਧਿ ਕਹਿਯੋ ਨ੍ਰਿਪਤਿ ਤਨ ਬੈਨਾ। ਜੌ ਤੁਮ ਮੁਹਿ ਰਾਖਹੁ _ਨਿਜੁ _ਐਨਾ। 


ਤੌ ਹੋ ਮਾਰਿ ਅਸੁਰ ਕਹ ਆਵੋ। ਯਾ ਪੁਰ ਕੋ ਸਭ ਸੋਕ ਮਿਟਾਵੋ। ੮। 


ਤਬ ਮੈ ਬਰੌ ਤੋਹਿ ਕੋ ਧਾਮਾ। ਜਬ ਤੈ ਹਨ ਅਸੁਰ ਕਹ ਬਾਮਾ। 
ਦੇਸ ਸਭੈ ਅਰੁ ਲੋਗ ਬਸੈ ਸੁਖ। ਮਿਟੈ ਪੁਜਾ ਕੇ ਚਿਤ ਕੋ ਸਭ ਦੁਖ। ੯। 


ਬਲੀ _ਆਠ ਸੈ _ਮਹਿਖ ਮੌਗਾਯੋ। _ਭਛ ਭੋਜ ਪਕਵਾਨ ਪਕਾਯੋ। 
ਮਦਰਾ ਅਧਿਕ ਤਹਾ ਲੈ _ਧਰਾ। ਸਾਤ ਬਾਰ ਜੁ _ਚੁਆਇਨਿ _ਕਰਾ। _੧0। 


ਭਲੀ _ਭਾਤਿ ਸਭ ਅੰਨ _ਬਨਾਏ। _ਭਾਤਿ _ਭਾਤਿ ਬਿਖੁ _ਸਾਥ _ਮਿਲਾਏ। 
ਗਰਧਭਾਨ ਬਹੁ _ਦਈ _ਅਫੀਮੈ। _ਬਾਧੇ _ਆਨਿ ਅਸੁਰ ਕੀ ਸੀਮੈ। _੧੧। 


ਆਧੀ ਰਾਤਿ ਦੈਤ ਤਹ _ਆਯੋ। _ਗਰਧਭਾਨ _ਮਹਿਖਾਨ _ਚਬਾਯੋ। 
ਭਛ ਭੋਜ ਬਹੁਤੇ ਤਬ _ਖਾਏ। ਭਰਿ ਭਰਿ ਪ੍ਯਾਲੇ ਮਦਹਿ _ਚੜਾਏ। _੧੨। 


ਚਰਿਤ੍ਰ ਪਾਖਿਆਨ ੪੩੧ 


ਜੱਪਣਾ 

ਦੌਖਣ ਵਲ ਇਕ ਬਿਰਹਾਵਤੀ ਨਾਂ ਦਾ ਨਗਰ ਹੈ। ਬਿਰਹ ਸੈਨ ਨਾਂ ਦਾ (ਉਥੋਂ ਦਾ) ਇਕ 
ਸੂਝਵਾਨ ਰਾਜਾ ਸੀ। (ਉਸ ਦੇ) ਘਰ ਬਿਰਹ ਦੇਈ ਨਾਂ ਦੀ ਇਸਤਰੀ ਸੀ, ਜੋ_ਮਾਨੋ ਅਗਨੀ ਦੀ 
ਲਾਟ ਹੋਵੇ।੧। 

ਉਨ੍ਹਾਂ ਦੀ ਇਸਕਾ ਦੇ (ਦੇਈ) ਨਾਂ ਦੀ ਇਕ ਪੁੱਤਰੀ ਦਸੀ ਜਾਂਦੀ ਸੀ। ਜਿਸ ਦੀ ਛਬੀ 
ਦੀ ਉਪਮਾ ਸੂਰਜ ਅਤੇ ਚੰਦ੍ਰਮਾ _ਨਾਲ ਦਿੱਤੀ ਜਾਂਦੀ ਸੀ। ਉਸ ਵਰਗੀ ਕੋਈ ਹੋਰ ਇਸਤਰੀ 
ਨਹੀਂ _ਸੀ। _ਉਹ ਇਸਤਰੀ ਆਪਣੀ ਉਪਮਾ ਸਮਾਨ ਆਪ ਹੀ ਸੀ।੨। 

ਉਸ ਦੇ ਸ਼ਰੀਰ ਦੀ ਸੁੰਦਰਤਾ ਅਜਿਹੀ ਸੀ ਕਿ ਸਚੀ ਅਤੇ ਪਾਰਬਤੀ ਵੀ ਉਸ ਵਰਗੀ 
(ਸੁੰਦਰਤਾ ਵਾਲੀ) ਨਹੀਂ _ਸੀ। _ਉਹ ਸਾਰੇ ਜਗਤ _ਵਿਚ ਸੁੰਦਰਤਾ ਵਜੋਂ ਪ੍ਰਸਿੱਧ _ਸੀ। _(ਉਹ) 
ਯਕਸ਼ਾਂ _ਅਤੇ _ਗੰਧਰਬਾਂ ਵਿਚ _ਵੀ ਪਿਆਰੀ _ਸੀ।੩। 

ਉਥੇ _ਕੰਚਨ ਸੈਨ ਨਾਂ ਦਾ ਵੱਡਾ ਦੈੱਤ ਰਹਿੰਦਾ ਸੀ। _(ਉਹ) ਬਹੁਤ ਬਲਵਾਨ, ਸੁੰਦਰ 
ਅਤੇ _ਤਿਖਾ _ਸੀ। ਉਸ ਨੇ ਸਾਰਿਆਂ ਦੈਂਤਾਂ ਨੂੰ ਨਿਸ਼ਕੰਟਕ (ਭਾਵ ਦੁਖ ਤੋਂ ਮੁਕਤ) ਕਰ 


ਦਿੱਤਾ ਸੀ। ਜੋ ਬਲਵਾਨ ਵੀ ਉਸ ਦੇ ਸਾਹਮਣੇ ਹੋਇਆ, ਉਸ ਨੂੰ ਮਾਰ _ਮੁਕਾਇਆ।੪। 


ਉਸ ਨਗਰ _ਵਿਚ _ਉਹ ਅੱਧੀ ਰਾਤ ਵੇਲੇ ਆਉਂਦਾ ਅਤੇ ਰੋਜ਼ ਇਕ ਮਨੁੱਖ ਨੂੰ ਖਾ 
ਜਾਂਦਾ। _ਸਭ ਦੇ ਮਨ ਵਿਚ ਬਹੁਤ ਚਿੰਤਾ ਹੋਣ _ਲਗੀ। _(ਸਭ) ਸਿਆਣੇ ਬੈਠ _ਕੇ ਵਿਚਾਰ 
ਕਰਨ ਲਗੇ।੫। 


ਇਹ _ਰਾਖਸ਼ ਬਹੁਤ ਬਲਵਾਨ ਹੈ ਜੋ ਰਾਤ ਦਿਨ ਕਈਆਂ ਮਨੁੱਖਾਂ ਨੂੰ ਖਾਂਦਾ ਰਹਿੰਦਾ 


ਖਾਂਦਾ 

ਹੈ। ਉਹ ਕਿਸੇ ਦਾ ਵੀ ਡਰ ਨਹੀਂ ਮੰਨਦਾ ਅਤੇ ਮਨ ਵਿਚ ਨਿਰਭੈ ਹੋ ਕੇ ਵਿਚਰਦਾ ਹੈ।੬। 
ਉਸ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ। ਜਿਥੋਂ _ਦੀ ਧਰਤੀ ਦੇ ਬੈਦੇ 

ਜਾਂਦਾ ਸੀ। ਉਹ ਇਸਤਰੀ (ਵੇਸਵਾ) ਰਾਜੇ ਕੋਲ ਆਈ ਅਤੇ ਰਾਜੇ ਦੀ ਸੁੰਦਰਤਾ ਨੂੰ 

ਮੋਹਿਤ ਹੋ __ਗਈ।੭। 

ਰਾਜੇ 

ਮੈਂ 


ਪੇ ਹੱ 


ਐੱ ੦ 


ਉਸ ਨੇ 
ਰਖ ਲਵੋ ਤਾਂ 
ਦਿਆਂਗੀ।੮। 

(ਰਾਜੇ ਨੇ ਉੱਤਰ ਦਿੱਤਾ) ਹੇ ਇਸਤਰੀ! ਤਦ ਮੈਂ ਤੈਨੂੰ ਵਰ ਕੇ ਘਰ ਲੈ ਆਵਾਂਗਾ, ਜਦ 
ਤੂੰ ਦੈੱਤ ਨੂੰ ਮਾਰ ਦੇਵੇਂਗੀ। ਦੇਸ ਅਤੇ ਸਾਰੇ ਲੋਕ ਸੁਖੀ ਵਸਣਗੇ ਅਤੇ ਪੂਜਾ ਦੇ ਮਨ ਦੇ 
ਸਾਰੇ ਦੁਖ _ਦੂਰ _ਹੋ_ਜਾਣਗੇ।੯। 

(ਉਸ ਇਸਤਰੀ ਨੇ) ਅੱਠ ਸੌ ਤਕੜੇ ਝੋਟੇ ਮੰਗਵਾਏ ਅਤੇ ਖਾਣ ਲਈ ਬਹੁਤ ਪਕਵਾਨ 
ਅਤੇ ਭੋਜਨ ਤਿਆਰ _ਕਰਵਾਏ। ਬਹੁਤ ਸਾਰੀ ਸ਼ਰਾਬ ਉਥੇ ਰਖਵਾ ਲਈ ਜੋ ਸਤ ਵਾਰ (ਭੱਠੀ 
ਤੋਂ) ਕਢੀ ਗਈ _ਸੀ।੧0। 

ਉਸ ਨੇ ਚੰਗੀ ਤਰ੍ਹਾਂ ਨਾਲ ਖਾਣ ਦੇ 
ਪ੍ਰਕਾਰ _ਦੀ _ਵਿਸ਼ ਮਿਲਾ ਦਿੱਤੀ। _ਖੋਤਿਆਂ ਨੂੰ ਬਹੁਤ ਅਫ਼ੀਮ _ਖਵਾ ਦਿੱਤੀ ਅਤੇ ਦੈੱਤ ਦੀ 
ਸੀਮਾ ਵਿਚ _ਲਿਆ ਕੇ ਬੰਨ੍ਹ _ਦਿੱਤੇ।੧੧। 

ਔਧੀ ਰਾਤ ਨੂੰ ਦੈਂਤ ਉਥੇ ਆਇਆ ਅਤੇ ਖੋਤਿਆਂ ਤੇ ਝੋਟਿਆਂ ਨੂੰ ਚਬਾਇਆ। (ਉਸ 


ਨੇ) ਤਦ ਬਹੁਤ ਭੋਜਨ ਖਾਏ ਅਤੇ ਸ਼ਰਾਬ _ਨਾਲ _ਭਰ _ਭਰ ਕੇ ਪਿਆਲੇ _ਪੀਤੇ।੧੨। 


੪੩੨ 


ਸੀ _ਦਸਮ-ਗ੍ੂੰਥ _ਸਾਹਿਬ 


ਮਦ ਕੀ ਪੀਏ ਬਿਸੁਧ ਹ੍ਹੈ ਰਹਾ। ਆਨਿ ਅਫੀਮ ਗਰ ਤਿਹ ਗਹਾ। 
ਸੋਇ ਰਹਾ ਸੁਧਿ ਕਛੂ ਨ ਪਾਈ। ਨਾਰਿ ਪਛਾਨ ਘਾਤ ਕਹ _ਧਾਈ। _੧੩। 


ਅਠ ਹਜ਼ਾਰ ਮਨ _ਸਿਕਾ ਲਯੋ। ਤਾ ਪਰ _ਅਵਟਿ ਢਾਰਿ ਕਰਿ ਦਯੋ। 

ਭਸਮੀ ਭੂਤ ਦੈਤ ਵਹੁ _ਕਿਯੋ। _ਬਿਰਹਵਤੀ ਪੁਰ ਕੌ ਸੁਖ _ਦਿਯੋ। _੧੪। 
ਦੰਹਰਾ” 

ਇਹ ਛਲ ਅਬਲਾ ਅਸੁਰ _ਹਨਿ ਨ੍ਰਿਪਹਿ ਬਰਿਯੋ ਸੁਖ _ਪਾਇ। 

ਸਕਲ ਪੂਜਾ ਸੁਖ ਸੌ ਬਸੀ ਹਿਿਦੈ ਹਰਖ ਉਪਜਾਇ। _੧੫। ੧। 


/ਏੱਤਾ ਨੰ ਗਾਹਤ੍ਹ ਪਲ੍ਹਯਾਨੇ /ਤਰਯਾ ਗੰਠਤ੍ਹੇ ਮੰਤ ਡੂਪ ਅੰਠਾਏੇ ਤੀਨ ਸੋ ਤਨਿ ਗੰਠੇਤੂ ਨਆਪਤਨ 


ਡਾ ਨਭਨਆ ਮੁ _=੩6/ ੬੧੯ਤ/ ਆਫਲੰ/ 


ਦੱਪਣ? 
ਵਲੰਦੇਜ ਕੋ ਏਕ _ਨ੍ਰਿਪਾਲਾ। _ਵਲੰਦੇਜ ਦੇਈ ਘਰ _ਬਾਲਾ। 


ਤਾ ਪੁਰ ਕੁਪ੍ਯੋ ਫਿਰੰਗ ਰਾਇ ਮਨ। ਸੈਨ ਚੜਾ ਲੈ ਕਰਿ ਸੰਗ ਅਨ ਗਨ। ੧। 


ਨਾਮੁ _ਫਿਰੰਗੀ ਰਾਇ ਨ੍ਰਿਪਤਿ _ਤਿਹ। _ਅੰਗਰੇਜਨ ਪਰ _ਚੜਤ ਕਰੀ _ਜਿਹ। 


ਅਨਗਨ _ਲਏ _ਚਮੂੰ ਚਤੁਰੰਗਾ। ਜਨੁ _ਕਰਿ _ਉਮਡਿ _ਚਲਿਯੋ ਜਲ _ਗੰਗਾ। _੨। 


ਵਲੰਦੇਜ ਦੇਈ ਕੇ ਨਾਥਹਿ। ਪ੍ਰਾਨ ਤਜੇ ਡਰ ਹੀ ਕੇ ਸਾਥਹਿ। 
ਰਾਨੀ ਭੇਦ ਨ ਕਾਹੂ ਦਯੋ। ਤ੍ਰਾਸ ਤ੍ਰਸਤ ਰਾਜਾ ਮਰਿ ਗਯੋ। _੩। 
ਮ੍ਰਿਤਕ ਨਾਥ _ਤਿਹ ਸਮੈ _ਨਿਹਾਰਾ। ਔਰ ਸੰਗ ਬਹੁ ਸੈਨ _ਬਿਚਾਰਾ। 
ਇਹੈ ਘਾਤ ਜਿਯ _ਮਾਹਿ _ਬਿਚਾਰੀ। ਕਾਸਟ ਪੁਤ੍ਰਿਕਾ ਲਛ __ਸਵਾਰੀ। ੪। 


ਲਛ ਹੀ ਹਾਥ ਬੰਦੂਕ _ਸਵਾਰੀ। ਦਾਰੂ _ਗੋਲਿਨ ਭਰੀ ਸੁਧਾਰੀ। 
ਡਿਵਢਾ _ਚੁਨਤ _ਭਈ _ਤੁਪਖਾਨਾ। _ਤੀਰ ਬੰਦੂਕ _ਕਮਾਨ _ਅਰੁ _ਬਾਨਾ। _੫। 


ਜਬ _ਅਰਿ ਸੈਨ ਨਿਕਟ ਤਿਹ ਆਈ। _ਸਭਹਿਨ ਗਈ _ਪਲੀਤਾ _ਲਾਈ। 
ਬੀਸ ਹਜਾਰ ਤੁਪਕ ਇਕ _ਬਾਰ। ਛੁਟਗੀ ਕਛੂ ਨ ਰਹੀ ਸੰਭਾਰਾ। ੬। 


ਜਿਮਿ ਮਖੀਰ ਕੀ ਉਡਤ ਸੁ _ਮਾਖੀ। _ਤਿਮਿ ਹੀ ਚਲੀ ਬੰਦੂਕੈ ਬਾਖੀ। 
ਜਾ ਕੇ ਲਗੇ ਅੰਗ ਮੋ ਬਾਨਾ। ਤਤਛਿਨ ਤਿਨ ਭਟ ਤਜੇ ਪਰਾਨਾ। _੭। 


ਤਰਫਰਾਹਿ ਗੌਰਿਨ ਕੇ ਮਾਰੇ। _ਪਛੁ _ਸੁਤ _ਓਰਨ _ਜਨੁਕ _ਬਿਦਾਰੇ। 
ਰਥੀ ਸੁ ਨਾਗਪਤੀ ਅਰੁ _ਬਾਜਾ। ਜਮ ਪੁਰ ਗਏ ਸਹਿਤ ਨਿਜੁ ਰਾਜਾ। ੮। 


ਚਰਿਤ੍ਰ ਪਾਖਿਆਨ ੪੩੩ 


ਸ਼ਰਾਬ ਪੀ ਕੇ ਬੇਹੋਸ਼ ਹੋ _ਗਿਆ ਅਤੇ ਅਫ਼ੀਮ ਨੇ ਉਸ ਦਾ ਗੱਲਾ ਘੁਟ ਲਿਆ। (ਉਹ) 
ਸੈਂ ਗਿਆ ਅਤੇ ਕੋਈ ਵੀ ਹੋਸ਼ ਨ ਰਹੀ। ਤਾਂ ਮੌਕਾ ਤਕ ਕੇ (ਉਹ) ਇਸਤਰੀ ਮਾਰਨ ਲਈ 
ਆ ਗਈ।੧੩। 

ਉਸ ਨੇ ਔਠ ਹਜ਼ਾਰ ਮਣ ਸਿੱਕਾ ਲਿਆ ਅਤੇ ਪੰਘਾਰ ਕੇ ਉਸ ਉਤੇ ਪਾ ਦਿੱਤਾ। ਉਸ 
ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਬਿਰਹਵਤੀ ਨਾਂ ਦੇ ਨਗਰ ਨੂੰ ਸੁਖ _ਦਿੱਤਾ।੧੪। 
ਦੰਹਰਾ” 

ਇਸ ਛਲ ਨਾਲ ਇਸਤਰੀ (ਵੇਸਵਾ) ਨੇ ਦੈੱਤ ਨੂੰ ਮਾਰਿਆ ਅਤੇ ਰਾਜੇ ਨਾਲ ਵਿਆਹ 
ਕਰ ਕੇ ਸੁਖ ਪਾਇਆ। _ਸਾਰੀ _ਪ੍ਰਜਾ ਹਿਰਦੇ ਵਿਚ ਪ੍ਰਸੰਨ ਹੋ. ਕੇ ਸੁਖ ਪੂਰਵਕ ਰਹਿਣ 
ਲਗਾੀ।੧੫। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂ ਸੰਲਾਦ ਦੇ ੩੩0ਵੇ' ਗਾਰੇਤੂ ਦੀ ਸਪਤ 

ਭਾ ਲਭ _ਹੈ/ _=੨6/ ੬੧੯੩੪ ਜਲਦਾ/ 
ਚੱਪਾਣ 

ਵਲੈਦੇਜ (ਦੇਸ਼) ਦਾ ਇਕ ਰਾਜਾ ਸੀ। ਉਸ ਦੇ ਘਰ ਵਲੈਦੇਜ ਦੇਈ ਨਾਂ ਦੀ ਇਸਤਰੀ 
ਸੀ। ਉਸ ਤੇ ਫਿਰੰਗ ਰਾਇ ਮਨ ਵਿਚ ਕ੍ਰੋਧਿਤ ਹੋਇਆ। ਅਣਗਿਣਤ ਸੈਨਾ ਲੈ ਕੇ ਚੜ੍ਹਾਈ 
ਕਰ ਦਿੱਤੀ।੧। 

ਉਸ ਰਾਜੇ ਦਾ ਨਾਂ ਫਿਰੰਗੀ ਰਾਇ ਸੀ ਜਿਸ ਨੇ ਅੰਗ੍ਰੇਜ਼ਾਂ ਉਤੇ ਚੜ੍ਹਾਈ ਕੀਤੀ ਸੀ। 
ਉਸ ਨੇ ਅਣਗਿਣਤ _ਚਤੁਰੰਗਨੀ ਸੈਨਾ ਨਾਲ _ਲੈ _ਲਈ। (ਇੰਜ ਲਗਦਾ ਸੀ) ਮਾਨੋ ਗੰਗਾ 
ਦਾ ਜਲ ਉਮਡ _ਪਿਆ ਹੋਵੇ।੨। 

ਵਲੰਦੇਜ ਦੇਈ ਦੇ ਪਤੀ ਨੇ ਡਰ ਨਾਲ ਹੀ ਪ੍ਰਾਣ ਤਿਆਗ ਦਿੱਤੇ। ਰਾਣੀ ਨੇ ਇਹ ਭੇਦ 
ਕਿਸੇ ਨੂੰ ਨ ਦਸਿਆ ਕਿ ਰਾਜਾ ਡਰ ਕਰ ਕੇ ਹੀ ਮਰ ਗਿਆ ਹੈ।੩। 

(ਉਸ ਨੇ) ਉਸ ਵੇਲੇ ਆਪਣੇ ਮੋਏ ਹੋਏ ਪਤੀ ਨੂੰ ਵੇਖਿਆ ਅਤੇ ਸੈਨਾ ਨਾਲ ਵਿਚਾਰ 
ਵਿਟਾਂਦਰਾ ਕੀਤਾ। ਉਸ ਨੇ ਮਨ ਵਿਚ ਇਹ ਵਿਓਂਤ ਬਣਾਈ ਅਤੇ ਕਾਠ ਦੀਆਂ ਇਕ ਲਖ 
ਮੂਰਤੀਆਂ ਬਣਵਾ _ਲਈਆਂ।੪। 

(ਉਨ੍ਹਾਂ ਦੇ) ਹੱਥਾਂ _ਵਿਚ ਲੱਖ _ਹੀ ਬੰਦੂਕਾਂ _ਥੈਮਾ ਦਿੱਤੀਆਂ ਜੋ ਦਾਰੂ _ਅਤੇ _ਗੋਲੀਆਂ 
ਨਾਲ _ਭਰੀਆਂ _ਹੋਈਆਂ _ਸਨ। _ਡਿਉਡੀ ਉਤੇ ਤੋਪਖਾਨੇ ਨੂੰ ਬੀੜ ਦਿੱਤਾ ਅਤੇ _ਤੀਰ, ਬੰਦੂਕ, 
ਕਮਾਨ _ਅਤੇ _ਬਾਣ ਆਦਿ (ਇਕੱਠੇ ਕਰ _ਲਏ)।੫। 

ਜਦ ਵੈਰੀ ਦੀ ਸੈਨਾ ਨੇੜੇ ਆਈ ਤਾਂ ਸਾਰਿਆਂ ਪਲੀਤਿਆਂ ਨੂੰ (ਅੱਗ) _ਲਗਾ_ਦਿੱਤੀ। 
ਵੀਹ ਹਜ਼ਾਰ ਬੰਦੂਕਾਂ ਇਕੋ ਵਾਰ ਛੁਟ _ਗਈਆਂ। (ਕਿਸੇ ਨੂੰ) ਕੋਈ ਸੰਭਾਲ ਨ _ਰਹੀ।੬। 
ਵੀ ਚਲ ਪਈਆਂ। ਜਿਨ੍ਹਾਂ ਦੇ ਸ਼ਰੀਰ ਵਿਚ _ਬਾਣ ਲਗੇ, ਤਾਂ ਉਹ ਸੂਰਮੇ ਤੁਰਤ ਪ੍ਰਾਣ ਛਡ 
ਗਏ ।੭। 

ਗੋਲੀਆਂ _ਦੇ ਲਗਣ _ਕਰ _ਕੇ _ਤੜਫੜਾਣ _ਲਗੇ। _(ਇੰਜ ਲਗਦਾ ਸੀ) ਮਾਨੋ _ਗੜ੍ਹਿਆਂ 
ਦੇ ਪੈਣ ਨਾਲ ਪੰਛੀਆਂ ਦੇ ਬਚੇ ਮਰ ਗਏ ਹੋਣ। ਰਥਵਾਨ, ਹਾਥੀਆਂ ਦੇ ਮਾਲਕ ਅਤੇ ਘੋੜੇ 
ਆਪਣੇ _ਰਾਜੇ _ਸਮੇਤ _ਜਮਪੁਰੀ ਨੂੰ ਚਲੇ _ਗਏ।੮। 


ਦੰਹਰਾ 
ਇਹ ਚਰਿਤ੍ਰ _ਤਨ _ਚੰਚਲਾ ਕੂਟੋ ਕਟਕ _ਹਜਾਰ। 
ਅਰਿ ਮਾਰੇ ਰਾਜ ਸਹਿਤ ਗਏ ਗ੍ਰਿਹਨ ਕੌ ਹਾਰਿ। ੯। ੧। 
ਲੱਤ ਗੰ ਯਾਰੈਤ੍ਹਾ ਪਰ੍ਹਯਾਨੇ /ਫਰਯਾ ਯੰਰੇਤ੍ਹੇਂ ਮੰਤ ਭੂਪ ਸੰਝਾਦੇ ਤੀਨ ਸੈ /£ਕਤੀਨਾ ਲਾੰਰੇਤੂ ਗਆਕਤਨਾ 
ਗਤ ਨਭ#ਆ ਅਤ ==੧/ ੪੬੨6੨/ %ਫਰੀੰ/ 
ਦੱਖਣ? 
ਸਹਿਰ ਭੇਹਰੇ ਏਕ ਨ੍ਰਿਪਤਿ ਬਰ। ਕਾਮ ਸੈਨ ਤਿਹ ਨਾਮ ਕਹਤ ਨਰ। 
ਕਾਮਾਵਤੀ ਤਵਨ ਕੀ ਨਾਰੀ। _ਰੂਪਵਾਨ _ਦੁਤਿਵਾਨ _ਉਜਿਯਾਰੀ। _੧। 


ਤਾ ਕੇ ਬਹੁਤ ਰਹੈ ਗ੍ਰਿਹ ਬਾਜਿਨ। _ਜਯੋ ਕਰਤ ਤਾਜੀ ਅਰੁ _ਤਾਜਿਨ। 
ਤਹ ਭਵ ਏਕ _ਬਛੇਰਾ ਲਯੋ। ਭੂਤ _ਭਵਿਖ੍ਯ ਨ ਵੈਸੇ ਭਯੋ। _੨। 


ਤਹ ਇਕ ਹੋਤ ਸਾਹ _ਬਡਭਾਗੀ। _ਰੂਪ _ਕੁਅਰ ਨਾਮਾ _ਅਨੁਰਾਗੀ। 
ਪ੍ਰੀਤਿ ਕਲਾ ਤਿਹ ਸੁਤਾ ਭਨਿਜੈ। ਕੋ ਦੂਸਰ ਪਟਤਰ ਤਿਹ ਦਿਜੈ। ੩। 


ਸੌ ਤ੍ਰਿਯ ਏਕ ਚੌਧਰੀ ਸੁਤ ਪਰ। ਅਟਕਿ ਗਈ ਤਰੁਨੀ ਅਤਿ ਰੁਚਿ ਕਰਿ। 
ਮਿਜਮਾਨੀ ਛਲ ਤਾਹਿ ਬੁਲਾਯੋ। _ਭਾਤਿ _ਭਾਤਿ _ਭੋਜਨਹਿ ਭੁਜਾਯੋ। _8੪। 


ਕੀਨਾ ਕੈਫ ਰਸਮਸੋ ਜਬ _ਹੀ। ਤਰੂਨੀ ਇਹ ਬਿਧਿ ਉਚਰੀ ਤਬ ਹੀ। 
ਅਬ ਤੈ ਗਵਨ ਆਇ ਮੇਰੋ ਕਰਿ। ਕਾਮ ਤਪਤ ਅਬ ਹੀ ਹਮਰੋ ਹਰਿ। ੫। 


ਤਬ ਇਹ ਬਿਧਿ ਤਿਨ ਪੁਰਖ ਉਚਾਰੀ। ਯੌ _ਨ_ਭਜੌ ਤੁਹਿ ਸੁਨਹੁ ਪ੍ਯਾਰੀ। 
ਜੋ ਰਾਜਾ ਕੇ ਉਪਜ੍ਯੋ ਬਾਜੀ। ਸੋ_ਦੈ ਪੁਥਮ ਆਨਿ ਮੁਹਿ ਤਾਜੀ। ੬। 


ਤਬ ਤਿਨ ਤ੍ਰਿਯ ਬਿਚਾਰ ਅਸ ਕਿਯੋ। ਕਿਹ ਬਿਧਿ ਜਾਇ ਤੁਰੰਗਮ ਲਿਯੋ। 
ਐਸੇ _ਕਰਿਯੈ ਕਵਨੁਪਚਾਰਾ। ਜਾ _ਤੇ ਪਰੈ ਹਾਥ ਮੋ _ਪ੍ਯਾਰਾ। _੭। 


ਅਰਧ ਰਾਤ੍ਰਿ ਬੀਤਤ ਭੀ ਜਥੈ। ਸ੍ਰਾਨ ਭੇਖ ਧਾਰਾ _ਤ੍ਿਯ _ਤਬੈ। 
ਕਰ ਮਹਿ ਗਹਿ ਕ੍ਰਿਪਾਨ ਇਕ ਲਈ। ਬਾਜੀ _ਹੁਤੋ ਜਹਾ ਤਹ _ਗਈ। ੮। 


ਸਾਤ ਕੋਟ ਤਹ ਕੂਦਿ ਪਹੂਚੀ। ਦਾਨ ਕ੍ਰਿਪਾਨ ਮਾਨ _ਕੀ_ਸੂਚੀ। 
ਜਿਹ ਜਾਗਤ _ਪਹਜਰੂਅਰਿ ਨਿਹਾਰੈ। ਤਾ ਕੋ ਮੂੰਡ ਕਾਟਿ ਕਰਿ ਡਾਰੈ। ੯। 


੭%#ਤਾਲ 
ਏਕ _ਪਹਰੂਅਹਿ ਮਾਰਿ _ਦੁਤਿਯ ਕਹ _ਮਾਰਿਯੋ। 
ਤ੍ਰਿਤਿਯ ਮਾਰਿ ਚਤਰਥ ਕੋ ਸੀਸ _ਉਤਾਰਿਯੋ। 
ਪੰਚਮ _ਖਸਟਮ ਮਾਰਿ _ਸਪਤਵੌ _ਹਤਿ _ਕਿਯੋ। 
ਹੋ _ਅਸਟਮ ਪੁਰਖ _ਸੰਘਾਰਿ ਛੋਰਿ ਬਾਜੀ ਲਿਯੋ। _੧0। 


ਚਰਿਤ੍ਰ ਪਾਖਿਆਨ ੪੩੫ 


ਦੰਹਰਾ 

ਇਸ ਚਰਿਤੂ _ਨਾਲ ਇਸਤਰੀ ਨੇ ਹਜ਼ਾਰਾਂ _ ਸੈਨਿਕਾਂ ਨੂੰ ਕੁਟ ਦਿੱਤਾ ਅਤੇ ਰਾਜੇ ਸਹਿਤ 
ਵੈਰੀਆਂ ਨੂੰ ਮਾਰ ਦਿੱਤਾ ਅਤੇ ਜੋ (ਬਚੇ ਉਹ) ਹਾਰ ਕੇ ਘਰਾਂ ਨੂੰ ਪਰਤ _ਗਏ।੯। 

/ਏਥੇਂ ਸੰ ਗਰੇਤ੍ਰੰਪ#ਆਨ ਦੇ ਤੁਆ ਗਾਰੈਤ ਦੇ ਮੰਤ ਭੂਪ ਸੰਭਾਦ ਦੇ ਤੜਖਵੇ' ਗੱਰੇਤੂ ਦੀ ਸਮਘਤ 

ਅਠ ਠਭਾ ਹੈ/ _ਤ੩੧/ &੬੨%੦/ ਚਲਦਾ 

ਚੱਪਲਾਂ 

ਭੇਹਰੇ ਸ਼ਹਿਰ ਦਾ ਇਕ _ਚੰਗਾ ਰਾਜਾ _ਸੀ। ਲੋਕੀਂ ਉਸ ਦਾ ਨਾਂ ਕਾਮ ਸੈਨ ਕਹਿੰਦੇ 
ਸਨ। ਉਸ ਦੀ ਇਸਤਰੀ _ਕਾਮਾਵਤੀ ਸੀ ਜੋ ਬਹੁਤ _ਰੂਪਵਾਨ, ਸੁੰਦਰ ਅਤੇ _ਉਜਲੀ _ਸੀ।੧। 

ਉਸ ਦੇ ਘਰ ਬਹੁਤ ਘੋੜੀਆਂ ਹੁੰਦੀਆਂ ਸਨ, ਜੋ ਘੋੜੇ _ਅਤੇ ਘੋੜੀਆਂ ਪੈਦਾ ਕਰਦੀਆਂ 
ਰਹਿੰਦੀਆਂ ਸਨ। ਉਥੇ ਇਕ _ਵਿਛੇਰੇ ਨੇ ਜਨਮ _ਲਿਆ। ਉਸ ਵਰਗਾ (ਕੋਈ ਸੁੰਦਰ ਵਡੇਰਾ) 
ਨ ਭੂਤ ਵਿਚ ਹੋਇਆ ਸੀ ਅਤੇ ਨ ਭਵਿਖ ਵਿਚ ਹੋਵੇਗਾ।੨। 

ਉਥੇ ਇਕ _ਵਡਭਾਗੀ ਸ਼ਾਹ _ਹੁੰਦਾ ਸੀ। ਉਸ _ਰਸਿਕ ਦਾ ਨਾਂ ਰੂਪ ਕੁਮਾਰ (ਕੁਅਰ) 
ਸੀ। ਉਸ ਦੀ ਪੁੱਤਰੀ ਦਾ ਨਾਂ ਪ੍ਰੀਤ ਕਲਾ ਸੀ, ਕੋਈ ਦੂਜੀ ਹੋਏ, ਤਾਂ ਉਪਮਾ ਦੇਈਏ।੩। 


ਉਹ ਇਸਤਰੀ ਇਕ ਚੌਧਰੀ ਦੇ ਪੁੱਤਰ ਉਤੇ ਬਹੁਤ ਰੁਚੀ ਪੂਰਵਕ ਮੋਹਿਤ ਹੋ ਗਈ। 
ਉਸ ਨੂੰ ਮਹਿਮਾਨੀ ਦੇ ਪਜ (ਆਪਣੇ ਕੋਲ) ਬੁਲਾਇਆ ਅਤੇ ਭਾਂਤ ਭਾਂਤ _ਦੇ ਭੋਜਨ 
ਕਰਵਾਏ ।੪। 

ਜਦ ਉਸ ਨੂੰ ਸ਼ਰਾਬ ਪਿਲਾ ਕੇ ਮਸਤ ਕਰ ਦਿੱਤਾ, ਤਦ ਇਸਤਰੀ ਉਸ ਪ੍ਰਤਿ ਇਸ 
ਤਰ੍ਹਾਂ ਕਹਿਣ ਲਗੀ। ਹੁਣ ਤੁਸੀਂ ਮੇਰੇ ਘਰ ਆ ਹੀ ਗਏ ਹੋ, ਤਾਂ ਮੇਰਾ ਕਾਮ ਤਾਪ ਵੀ ਦੂਰ 
ਕਰ _ਦਿਓ।੫। 

ਤਦ ਉਸ ਪੁਰਸ਼ ਨੇ ਇਸ ਤਰ੍ਹਾਂ ਕਿਹਾ--ਹੇ ਪਿਆਰੀ! ਸੁਣੋ, (ਮੈਂ) ਤੁਹਾਡੇ ਨਾਲ ਇਸ 
ਤਰ੍ਹਾਂ _ਕਾਮ-ਕ੍ਰੀੜਾ ਨਹੀਂ _ਕਰ _ਸਕਦਾ। ਜੋ ਰਾਜਾ ਦੇ ਘਰ (ਸੁੰਦਰ) ਘੋੜਾ ਧੈਦਾ ਹੋਇਆ ਹੈ, 
ਉਹ _ਘੋੜਾ ਮੈਨੂੰ ਪਹਿਲਾਂ ਲਿਆ ਕੇ _ਦਿਓ।੬। 

ਤਦ ਉਸ ਇਸਤਰੀ ਨੇ ਇਹ ਵਿਚਾਰ ਕੀਤਾ ਕਿ ਕਿਸ ਤਰ੍ਹਾਂ ਜਾ ਕੇ ਘੋੜਾ ਲਿਆਉਂਦਾ 
ਜਾਏ। ਅਜਿਹਾ ਕਿਹੜਾ _ਉਪਾ ਕੀਤਾ ਜਾਏ, ਜਿਸ ਕਰ ਕੇ ਉਹ ਪਿਆਰਾ (ਘੋੜਾ) ਹੱਥ ਲਗ 
ਜਾਏ।੭। 

ਜਦ _ਔਧੀ ਰਾਤ ਬੀਤ ਗਈ, ਤਦ ਇਸਤਰੀ ਨੇ ਕੁੌਤੇ ਦਾ ਭੇਸ ਬਣਾ ਲਿਆ। ਹੱਥ 
ਵਿਚ ਇਕ ਕ੍ਰਿਪਾਨ ਲੈ ਲਈ ਅਤੇ ਜਿਥੇ ਘੋੜਾ ਸੀ, ਉਥੇ ਚਲੀ _ਗਈ।੮। 

(ਉਹ) ਦਾਨ ਅਤੇ _ਮਾਨ _ਕਰਨ ਅਤੇ ਕ੍ਰਿਪਾਨ ਚਲਾਉਣ _ਵਿਚ _ਪੂਬੀਨ, ਕਿਲ੍ਹੇ ਦੀਆਂ 
ਸੱਤ ਦੀਵਾਰਾਂ ਟਪ ਕੇ ਉਥੇ ਜਾ _ਪਹੁੰਚੀ। ਜਿਸ ਪਹਿਰੇਦਾਰ ਨੂੰ ਉਸ ਨੇ _ਜਾਗਦਿਆਂ ਵੇਖਿਆ, 
ਤਾਂ ਉਸ ਦਾ ਸਿਰ ਕਟ ਸੁਟਿਆ।੯। 
੭%#ਤਾਲ 


ਇਕ ਪਹਿਰੇਦਾਰ ਨੂੰ ਮਾਰ ਕੇ ਫਿਰ ਦੂਜੇ ਨੂੰ ਮਾਰਿਆ, ਫਿਰ ਤੀਜੇ ਨੂੰ ਮਾਰ ਕੇ 
ਦਾ ਸਿਰ _ਉਤਾਰਿਆ। ਪੰਜਵੇਂ, ਛੇਵੇਂ ਨੂੰ ਮਾਰ ਕੇ ਸੱਤਵੇਂ ਵੀ ਖ਼ਤਮ 
(ਫਿਰ) ਔਠਵੇਂ ਪੁਰਸ਼ ਨੂੰ ਮਾਰ ਕੇ ਘੋੜਾ ਖੋਲ੍ਹ _ਲਿਆ।੧0। 


02੧੨ 


੪੩੬ ਸੀ _ਦਸਮ-ਗ੍ੂੰਥ _ਸਾਹਿਬ 


ਪਰੀ ਨਗਰ ਮੈ _ਰੌਰਿ ਜਬੈ ਤ੍ਰਿਯ ਹੈ ਹਰਿਯੋ। 

ਪਠੈ _ਪਖਰਿਯਾ ਕਛਿ ਕਛਿ ਕਹੈ ਕਹਾ ਪਰਿਯੋ। 

ਬਾਟ ਘਾਟ ਸਭ ਰੋਕਿ ਗਹੋ ਇਹ ਚੋਰਿ ਕੋ। 

ਹੋ ਧਰ ਲੀਜੈ ਇਹ ਹੋਨ ਨ ਦੀਜੈ ਭੋਰ ਕੌ। ੧੧। 
ਜਿਤ ਜਿਤ _ਧਾਵਹਿ ਲੋਗ _ਹਰਿਯੋ ਹੈ ਕਹੈ _ਕਿਸ। 
ਕਢੈ _ਕ੍ਰਿਪਾਨੈ ਦਿਖਿਯਤ _ਧਾਵਤ ਦਸੋ _ਦਿਸਿ। 

ਮਨੀ “ਜਰ ਜਿਹੀ ਜਿਥੇ ਜਨ ਤਹਿ ,ਦੀਜਿੱਧ। 
ਹੋ ਜ੍ਯੋ _ਤ੍ਯੋ ਜੀਤਿ ਤੁਰੰਗ ਨ੍ਰਿਪਤਿ ਕੋ _ਲੀਜਿਯੈ। _੧੨। 


ਬਹੁਤ ਪਹੂੰਚੇ ਨਿਕਟਿ _ਤਰੁਨਿ ਕੇ ਜਾਇ ਕੈ। 
ਮਾਰੇ ਤਿਨ ਵਹੈ ਤੁਰੰਗ ਨਚਾਇ ਕੈ। 
ਕਰਿ ਜਾਹਿ ਚਲਾਕੀ _ਬਾਹੀ _ਬੇਗ _ਤਨ। 
ਹੋ ਤਿਨ ਕੀ ਹੌਸ ਨ ਰਾਖੀ ਰਾਖੇ ਏਕ ਬੂਨ। ੧੩। 


ਦੱਪਲ? 
ਕੂਦ ਕੀਆ ਜਾ ਕੇ ਪਰ ਵਾਰਾ। ਇਕ ਤੇ ਤਾਹਿ ਦੋਇ ਕਰਿ ਡਾਰਾ। 
ਚੁਨਿ ਚੁਨਿ ਹਨੇ ਪਖਰਿਯਾ ਮਨ ਤੈ। ਦ੍ਰੈ ਦੈ ਗੇ ਹੈ ਇਕ ਇਕ ਤਨ ਤੈ। ੧੪। 


ਬਹੁ ਬਿਧਿ ਬੀਰ ਪਖਰਿਯਾ ਮਾਰੈ। ਇਕ ਇਕ ਤੇ ਕਰਿ ਦੈ ਦੂ ਡਾਰੇ। 
ਘੋਰਾ ਸਹਿਤ ਘਾਇ ਜੋ _ਘਏ। ਦ੍ਰੈ ਤੇ ਚਾਰਿ ਟੂਕ ਤੇ ਭਏ। ੧੫। 
ਦੰਹਾਰਾ 
ਇਹ ਬਿਧਿ ਬੀਰ _ਬਿਦਾਰ ਬਹੁ ਨਦੀ ਤੁਰੰਗ ਤਰਾਇ। 
ਜਹਾ ਮਿਤ੍ਰ ਕੋ ਗ੍ਰਿਹ ਹੁਤੋ ਤਹੀ ਨਿਕਾਸ੍ਯੋ _ਆਇ। _੧੬। 
ਦੱਖਣ? 
ਜਬ ਤਿਹ ਆਨਿ ਤੁਰੰਗਮ ਦੀਯੋ। _ਕਾਮ ਭੋਗ _ਤਾਸੈ ਦ੍ਰਿੜ ਕੀਯੋ। 
ਪਾਛੇ ਤਿਨ ਫੌਜ ਨਿਹਾਰੀ। ਇਹ ਬਿਧਿ ਸੌ ਤਿਹ ਤ੍ਰਿਯਹਿ ਉਚਾਰੀ। ੧੭। 


ਹੋ 


੭%/ਤਲ 
ਬੁਰੋ ਕਰਮ ਹਮ _ਕਰਿਯੋ _ਤੁਰੰਗ ਨ੍ਰਿਪ ਕੋ ਹਰਿਯੋ। 
ਆਪੁ _ਆਪੁਨੇ _ਪਗਨ _ਕੁਹਾਰਾ ਕੌ _ਮਰਿਯੋ। 
ਅਬ ਏ ਤੁਰੰਗ ਸਮੇਤ ਪਕਰਿ ਲੈ ਜਾਇ ਹੈ। 
ਹੋ ਫਾਸੀ ਦੈਹੈ ਦੁਹੂੰ ਕਿ ਸੂਰੀ ਦ੍ਯਾਇ ਹੈ। ੧੮। 


ਚੱਪਣਾ 


ਤ੍ਰਿਯ ਭਾਖ੍ਯੋ ਪਿਯ ਸੋਕ ਨ _ਕਰੋਂ। ਬਾਜ ਸਹਿਤ ਦੋਊ ਬਚੇ ਬਿਚਰੋ। 
ਐਸੋ ਚਰਿਤ ਅਬੈ ਮੈ ਕਰਿ ਹੋ। ਦੁਸਟਨ ਡਾਰਿ ਸਿਰ ਛਾਰਿ ਉਬਰਿ ਹੋ। ੧੯। 


ਚਰਿਤ੍ਰ ਪਾਖਿਆਨ ੪੩੭ 


ਜਦ ਇਸਤਰੀ ਨੇ ਘੋੜਾ ਹਰ ਲਿਆ ਤਾਂ ਨਗਰ _ਵਿਚ ਰੌਲਾ ਧੈ ਗਿਆ। (ਰਾਜੇ ਨੇ) 
ਘੋੜ ਸਵਾਰਾਂ ਨੂੰ ਤਿਆਰ _ਕਰ ਕੇ ਭੇਜਿਆ ਅਤੇ ਕਿਹਾ ਕਿ (ਘੋੜਾ) ਕਿਥੇ ਗਿਆ ਹੈ। 
ਸਾਰੀਆਂ ਘਾਟਾਂ ਅਤੇ ਰਸਤਿਆਂ ਨੂੰ ਰੋਕ ਕੇ ਇਸ ਚੋਰ ਨੂੰ ਪਕੜ _ਲਵੋ। ਸਵੇਰ ਹੋਣ ਤੋਂ 
ਪਹਿਲਾਂ ਇਸ ਨੂੰ ਧਰ _ਲਵੋ।੧੧। 

ਜਿਸ ਜਿਸ ਪਾਸੇ ਵੀ ਲੋਕ ਭਜੀ ਜਾ ਰਹੇ ਹਨ, (ਇਹੀ) ਕਹਿੰਦੇ ਹਨ ਕਿ 
ਨੂੰ ਕਿਸ ਨੇ ਚੁਰਾਇਆ ਹੈ। ਕ੍ਰਿਪਾਨਾਂ ਕਢ ਕੇ (ਉਹ) ਦਸਾਂ ਦਿਸ਼ਾਂ ਵਿਚ ਭਜਦੇ 
ਹਨ। (ਕਹਿੰਦੇ ਹਨ) ਜਿਸ ਨੇ ਅਜਿਹਾ ਕੰਮ ਕੀਤਾ ਹੈ, ਉਸ ਨੂੰ ਜਾਣ ਨਹੀਂ 
ਕਿਵੇਂ, ਰਾਜੇ ਦਾ ਘੋੜਾ ਜਿਤ ਲਿਆਉਣਾ ਚਾਹੀਦਾ ਹੈ (ਭਾਵ ਚੋਰ ਤੋਂ ਵਾਪਸ 
ਚਾਹੀਦਾ _ਹੈ)।੧੨। 

(ਕਈ) ਉਸ ਕੁੜੀ ਦੇ ਬਹੁਤ ਕੋਲ ਜਾ ਪਹੁੰਚੇ। (ਉਸ ਨੇ) ਫਿਰ ਉਹੀ ਘੋੜਾ ਨਚਾ ਕੇ 
ਉਨ੍ਹਾਂ ਨੂੰ ਖ਼ਾਰ ਦਿੱਤਾ। ਜਿਸ ਦੇ ਸ਼ਰੀਰ ਉਤੇ _ਚਾਲਾਕੀ ਨਾਲ ਤਲਵਾਰ ਚਲਾਈ, ਤਾਂ ਇਕ 
ਵਾਰ ਕਰਨ ਨਾਲ ਉਨ੍ਹਾਂ ਦੀ (ਜੰਗ _ਕਰਨ _ਦੀ ਇੱਛਾ) ਬਾਕੀ ਨ __ਰਖੀ।੧੩। 


ਦਸੋ ਘੋੜੇ 
ਦਿਸ ਪੈਂਦੇ 
ਦੇਣਾ। ਜਿਵੇਂ 
ਲੈ 


ਚੱਪਣਾ 
ਜਿਸ ਨੇ ਵੀ ਕੁਦ ਕੇ ਉਸ ਉਤੇ ਵਾਰ ਕੀਤਾ, 
(ਉਸ ਨੇ) ਮਨ ਵਿਚ ਚੁਣ ਚੁਣ ਕੇ ਘੋੜ-ਸਵਾਰ ਮਾਰੇ ਵਿ 
ਦਿੱਤੇ ।੧੪। 
ਇਕ ਇਕ 


5 


ਦੰਹਰਾ 

ਇਸ ਤਰ੍ਹਾਂ ਬਹੁਤ ਸੂਰਮੇ ਮਾਰ ਕੇ ਅਤੇ ਨਦੀ ਵਿਚ ਘੋੜੇ ਨੂੰ ਤੈਰਾ ਕੇ ਉਥੇ ਜਾ 
ਪਹੁੰਚੀ ਜਿਥੇ _ਮਿਤਰ _ਦਾ ਘਰ _ਸੀ।੧੬। 
ਜੱਪਣਾ 

ਜਦ ਉਸ ਨੇ ਆ ਕੇ ਘੋੜਾ ਦਿੱਤਾ ਤਾਂ ਉਸ ਨੇ ਵੀ ਉਸ ਨਾਲ ਚੰਗੀ ਤਰ੍ਹਾਂ ਰਤੀ- 
ਕਰਮ _ਕੀਤਾ। ਜਦ (ਮਿਤਰ ਨੇ) ਉਸ ਦੇ ਪਿਛੇ ਫ਼ੌਜ ਨੂੰ 
ਇਸਤਰੀ ਨੇ ਇਸ ਤਰ੍ਹਾਂ _ਕਿਹਾ--।੧੭। 


%/ੜਾਲ 
ਅਸੀਂ ਮਾੜਾ ਕੰਮ ਕੀਤਾ ਹੈ ਜੋ ਰਾਜੇ ਦਾ ਘੋੜਾ _ਚੁਰਾਇਆ ਹੈ। ਆਪਣੇ ਪੈਰਾਂ ਉਤੇ 
ਆਪ ਕੁਹਾੜਾ ਮਾਰਿਆ ਹੈ। ਹੁਣ ਇਹ ਘੋੜੇ ਸਮੇਤ ਪਕੜ ਕੇ ਲੈ ਜਾਣਗੇ। ਦੋਹਾਂ ਨੂੰ ਫਾਂਸੀ 


ਦੇਣਗੇ ਜਾਂ ਸੂਲੀ ਉਤੇ ਟੰਗਣਗੇ।੧੮। 


ਚੌ ਪਈ 

ਇਸਤਰੀ ਨੇ _ਕਿਹਾ--ਹੇ ਪ੍ਰੀਤਮ! ਦੁਖੀ ਨ_ਹੋਵੋ। ਇਹੀ ਸਮਝੋ ਕਿ ਘੋੜੇ ਸਮੇਤ ਦੋਵੇਂ 
ਬਚੇ ਹੋਏ ਹਾਂ। ਮੈਂ ਹੁਣੇ ਅਜਿਹਾ ਚਰਿਤ੍ਰ ਕਰਦੀ ਹਾਂ ਕਿ ਦੁਸ਼ਟਾਂ ਦੇ ਸਿਰ ਸੁਆਹ ਪਾ ਕੇ ਬਚ 
ਜਾਵਾਂਗੇ ।੧੯। 


੪੩੮ 


ਸੀ _ਦਸਮ-ਗ੍ੰਥ _ਸਾਹਿਬ 


ਤਹਾ ਪੁਰਖ ਕੋ ਭੇਸ ਬਨਾਇ। _ਦਲ ਕਹ ਮਿਲੀ ਅਗਮਨੇ _ਜਾਇ। 
ਕਹੀ ਹਮਾਰੋ ਸਤਰ _ਉਬਾਰੋਂ। ਔਰ _ਗਾਵ ਤੇ ਸਕਲ ਨਿਹਾਰੋ। ੨0। 


ਮਿਲਿ ਦਲ ਧਾਮ _ਅਗਮਨੇ _ਜਾਇ। 
ਸਕਲ _ਗਾਵ ਤਿਨ ਕਹ _ਦਿਖਰਾਈ। ਫਿਰਿ ਤਿਹ ਨੌਰਿ ਤਿਨੈ ਲੈ ਆਈ। _੨੧। 


ਪਰਦਾ _ਲੇਤ _ਤਾਨਿ ਆਗੇ _ਤਿਨ। ਦੇਖਹੁ _ਜਾਇ ਜਨਾਨਾ ਕਹਿ _ਜਿਨ। 
ਆਗੇ ਕਰਿ _ਸਭਹਿਨ ਕੇ _ਬਾਜਾ। ਇਹ ਛਲ _ਬਾਮ _ਨਿਕਾਰਿਯੋ _ਰਾਜਾ। ੨੨। 


ਬਾਜ ਪਾਇ _ਝਾਂਝਰ _ਪਹਿਰਾਇ। 


ਸੋ _ਆਂਗਨ ਲੈ ਤਿਨੈ _ਦਿਖਾਵੈ। 
ਆਗੇ ਕਰਿ ਕਰਿ ਬਾਜ ਨਿਕਾਰੈ। 


ਆਗੇ ਬਹੁਰਿ _ਕਨਾਤ _ਤਨਾਵੈ। 
ਨੇਵਰ ਕੇ _ਬਾਜਤ _ਝਨਕਾਰੈ। ੨੩। 


ਬਹੂ ਬਧੂ ਤਿਨ ਕੀ ਵਹੁ ਜਾਨੈ। ਬਾਜੀ ਕਹ ਮੂਰਖ ਨ ਪਛਾਨੈ। 
ਨੇਵਰ ਕੈ _ਬਾਜਤ _ਝਨਕਾਰਾ। ਭੇਦ ਅਭੇਦ ਨ ਜਾਤ _ਬਿਚਾਰਾ। _੨੪। 


ਦੁਹਿਤਾ ਬਹੂ ਤਿਨੈ ਕਰਿ ਜਾਨੈ। ਸੁਨਿ ਸੁਨਿ ਧੁਨਿ ਨੇਵਰ ਕੀ ਕਾਨੈ। 
ਭੇਦ ਅਭੇਦ _ਕਛੂ ਨ _ਬਿਚਾਰੀ। ਇਹ ਛਲ _ਛਲੈ ਪੁਰਖ ਸਭ _ਨਾਰੀ। ੨੫। 


ਜਵਨ ਰੁਚਾ ਜ੍ਯੋ _ਤ੍ਯੋ ਤਿਹ _ਭਜਾ। _ਜਿਯ ਜੁ _ਨ_ਭਾਯੋ ਤਿਹ ਕੌ ਤਜਾ। 
ਇਨ _ਇਸਤ੍ਰੀਨ ਕੇ ਚਰਿਤ _ਅਪਾਰਾ। _ਜਿਨੈ ਨ _ਬਿਧਨਾ _ਸਕਤ _ਬਿਚਾਰਾ। ੨੬। ੧। 


/ਏੱਤਾ ਹੀ ਗਾਂਠਤਹ ੫ਲ੍ਹਯਾਨੇ /ਤੈਯਾ ਲਾੰਠੇੜ੍ਹ ਅਤ ਭੂ ਨੰਠਾਦੇ ਤੀਨ ਸੈਂ ਤਨ ਲਾਰੇਤ੍ੂ ਜ਼ਮਪਤਨ 
ਗਤ ਤ਼ੜਮਆ ਨ੍ਤ/ ੨੩੨੪ ੬੨੦੮/ %ਫਰੀੰ/ 
ਚੱਪਣਾ 
ਸੁਨਹੋਂ ਰਾਜ _ਕੁਅਰਿ ਇਕ _ਬਾਤਾ। ਤ੍ਰਿਯ ਚਰਿਤਰ ਜੋ _ਕਿਯ _ਬਿਖ੍ਯਾਤਾ। 
ਪਸਚਿਮ _ਦਿਸਾ ਹੁਤੀ ਇਕ _ਨਗਰੀ। _ਹੰਸ _ਮਾਲਨੀ ਨਾਮ _ਉਜਗਰੀ। _੧। 


ਹੰਸ ਸੈਨ ਜਿਹ ਰਾਜ ਬਿਰਾਜੈ। ਹੰਸ ਪੁਭਾ ਜਾ ਕੀ _ਤ੍ਰਿਯ ਰਾਜੈ। 
ਰੂਪਵਾਨ _ਗੁਨਵਾਨੁਜਿਯਾਰੀ। _ਜਾਹਿਰ ਲੋਕ _ਚੌਦਹੂੰ _ਪ੍ਯਾਰੀ। _੨। 


ਤਹ ਇਕ ਸਾਹੁ ਸੁਤਾ ਦੁਤਿਮਾਨਾ। ਬਹੁਰਿ ਜਿਯਤ ਜਿਹ _ਨਿਰਖਿ _ਸਸਾਨਾ। 
ਜੋਬਨ ਭਯੋ ਅਧਿਕ ਤਿਹ ਜਬ _ਹੀ। _ਬਹੁਤਨ ਸਾਥ _ਬਿਹਾਰਤ ਤਬ _ਹੀ। ੩। 


ਇਕ ਦਿਨ ਭੇਸ ਪੁਰਖ ਕੋ _ਧਾਰਿ। ਨਿਜੁ ਪਤਿ ਸਾਥ ਕਰੀ ਬਹੁ _ਰਾਰਿ। 
ਲਾਤ ਮੁਸਟ ਕੇ ਕਰਤ ਪ੍ਰਹਾਰ। ਸੋ ਤਿਹ ਨਾਰਿ ਨ ਸਕੈ ਬਿਚਾਰਿ। ੪। 


ਚਰਿਤ੍ਰ ਪਾਖਿਆਨ ੪੩੯ 


ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ ਅਤੇ ਫ਼ੌਜ ਨੂੰ ਅਗੋਂ ਜਾ ਕੇ _ਮਿਲੀ। ਕਹਿਣ ਲਗੀ 
ਹੋਰ 


ਕਿ ਮੇਰੇ ਪਰਦੇ ('ਸਤਰ”) ਨੂੰ ਬਚਾਓ _ਅਤੇ ਸਾਡੇ ਪਿੰਡ ਤੋਂ ਚੰਗੀ ਤਰ੍ਹਾਂ ਨਾਲ ਵੇਖ 
ਲਵੇਂ।੨0। 

ਫ਼ੌਜ ਨੂੰ ਮਿਲ ਕੇ ਅਗੋਂ ਹੀ ਘਰ ਪਹੁੰਚੀ ਅਤੇ ਘੋੜੇ ਦੇ ਪੈਰਾਂ ਵਿਚ ਝਾਂਝਰ ਪਾ 
ਦਿੱਤੀ। ਉਨ੍ਹਾਂ ਨੂੰ ਪਿੰਡ ਵਿਖਾ ਕੇ ਉਨ੍ਹਾਂ ਨੂੰ ਉਥੇ ਹੀ ਲੈ ਆਈ।੨੧। 


ਰੋ ਹੂ 
ਜੂ 
. 
ਨ 
ਰਮ 
(੨ 
(ਪ੍ਰ 
। 


ਨੂ ਨੂ ਇਨ੍ਹਾਂ ਇਸਤਰੀਆਂ ਦੇ ਚਰਿਤ੍ਰ 
ਅਪਾਰ _ਹਨ, ਜਿਨ੍ਹਾਂ ਨੂੰ _ਵਿਧਾਤਾ ਵੀ ਨਹੀਂ ਵਿਚਾਰ ਸਕਿਆ ਹੈ।੨੬। 
/ਏਥੋ ਗੀ ਲਾਰਤੁੱਪ/ਖਆਨ ਦੇ ਤੁਆ ਯਾਰਤ੍ਹ` ਦੇ ਮੰਡੀ ਭੂਪ ਸਭਾ ਦੇ =੩੨ਵ'” ਗਾਰਤ੍ਹ ਦੀ ਸ਼ਆਪਤੀ 
ਭਾ ਲਭ ਹੀ/ =੩੨/ ੪੬੨੦੮/ ਚਲਦਾ? 


ਜੱਪਣਾ 

ਹੇ ਰਾਜਨ! (ਮੈਂ ਤੁਹਾਨੂੰ) ਇਕ ਕੁਮਾਰੀ ਦੀ ਗੱਲ ਸੁਣਾਉਂਦਾ ਹਾਂ ਜਿਸ ਨੇ ਬੜਾ 
ਪ੍ਰਸਿੱਧ ਚਰਿਤ੍ਰ _ਕੀਤਾ _ਸੀ। ਪੱਛਮ _ਵਾਲੇ ਪਾਸੇ ਇਕ ਨਗਰੀ _ਸੀ। ਉਸ ਦਾ ਹੰਸ ਮਾਲਨੀ 
ਨਾਮ _ਜਣਿਆ ਜਾਂਦਾ ਸੀ।੧। 

ਉਥੇ ਹੰਸ ਸੈਨ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸ ਦੀ ਇਸਤਰੀ ਦਾ ਨਾਂ ਹੰਸ 
ਪ੍ਰਭਾ _ਸੀ। _ਉਹ ਰੂਪਵਾਨ, _ਗੁਣਵਾਨ ਅਤੇ ਸੁੰਦਰ ਸੀ। (ਉਹ) ਪਿਆਰੀ ਚੌਦਾਂ ਲੋਕਾਂ __ਵਿਚ 
ਪ੍ਰਸਿੱਧ _ਸੀ।੨। 

ਉਥੇ ਇਕ ਸ਼ਾਹ ਦੀ ਸੁੰਦਰ ਪੁੱਤਰੀ ਸੀ ਜਿਸ ਨੂੰ ਵੇਖ ਕੇ ਸਸਹਿਕਦਾ ਹੋਇਆ 
(ਆਦਮੀ) ਫਿਰ ਜੀ ਪੈਂਦਾ _ਸੀ। ਜਦੋਂ ਉਹ ਭਰ ਜਵਾਨ ਹੋ ਗਈ _ਤਦ ਬਹੁਤ _ਬੋਦਿਆਂ 
ਨਾਲ ਵਿਚਰਨ ਲਗ _ਗਈ।੩। 

(ਉਸ ਨੇ) ਇਕ ਦਿਨ ਪੁਰਸ਼ ਦਾ ਭੇਸ ਧਾਰ ਕੇ ਆਪਣੇ ਪਤੀ ਨਾਲ ਬਹੁਤ ਝਗੜਾ 
ਕੀਤਾ। _ਉਹ ਲੱਤਾਂ ਅਤੇ ਮੁੱਕਿਆਂ ਨਾਲ ਮਾਰ ਰਹੀ ਸੀ ਅਤੇ ਉਹ _ਉਸ ਆਪਣੀ 
ਇਸਤਰੀ ਵਜੋਂ ਨਹੀਂ ਪਛਾਣ ਰਿਹਾ ਸੀ।੪। 


0੨੧੨ 


੪੪80 


ਸੀ _ਦਸਮ-ਗ੍ੂੰਥ _ਸਾਹਿਬ 


ਤਾ ਸੋ ਲਰਿ ਕਾਜੀ ਪਹਿ ਗਈ। ਲੈ ਇਲਾਮ ਪ੍ਯਾਦਨ ਸੰਗ ਅਈ। 
ਐਚ _ਪਤਿਹਿ ਲੈ ਤਹਾ ਸਿਧਾਈ। _ਕੋਤਵਾਰ ਕਾਜੀ ਜਿਹ _ਠਾਈ। _੫। 


ਪ੍ਯਾਦਨ ਸਾਥ ਦ੍ਰਾਰ ਪਤਿ ਥਿਰ ਕਰਿ। ਦਿਨ ਕਹ ਗਈ ਮਿਤਰ ਅਪਨੇ ਘਰ। 
ਤਾ ਸੰਗ ਕਰਿ ਕ੍ਰੀੜਾ ਕੀ ਗਾਥਾ। ਲੈ ਆਈ ਸਾਹਿਦ ਕਹਿ ਸਾਥਾ। ੬। 


੭/#ਤਲ 


ਜਾਰ _ਪ੍ਯਾਦਨ ਪਤਿ ਜੁਤਿ ਦ੍ਰਾਰੇ ਠਾਢਿ _ਕਰ। 
ਦੁਤਿਯ ਮਿਤ੍ਰ ਕੇ ਗਈ ਦਿਵਸ ਕਹ ਨਾਰਿ ਘਰ। 
ਰੀ ਰਿ ਰਿ 

ਹੋ ਸਾਹਿਦ ਕੈ ਲ੍ਯਾਈ ਅਪਨੇ ਤਿਹ ਸਾਥ _ਧਰਿ। ੭। 

ਚੱਪਣਾ 

ਕਹਾ ਲਗੇ ਮੈ ਕਹੋ _ਉਚਰਿ ਕਕਰਿ। ਇਹ ਬਿਧਿ ਗਈ ਬਹੂਤਨ ਕੇ _ਘਰ। 
ਸੰਗ ਸਾਹਿਦ ਸਭ ਹੀ ਕਰਿ ਲੀਨੇ। ਸਕਲ ਰੁਜੂ ਕਾਜੀ ਕੇ ਕੀਨੇ। ੮। 
ਤਿਹ ਅਪਨੀ ਅਪਨੀ ਤੇ ਮਾਨੈ। ਏਕ ਏਕ ਕੋ ਭੇਦ ਨ ਜਾਨੈ। 


੨ 


ਜੁ ਤ੍ਰਿਯ ਕਹਤ ਸੋ ਪੁਰਖ ਬਖਾਨਤ। ਆਪੁ ਆਪੁ ਕੀ ਬਾਤ ਨ ਜਾਨਤ। ੯। 


ਸਭ _ਸਾਹਿਦ ਜਬ _ਨਜਰਿ _ਗੁਜਰੇ। ਏਕ ਬਚਨ ਵਹ ਤ੍ਰਿਯਾ ਉਚਰੇ। 
ਤਬ ਕਾਜੀ ਸਾਚੀ ਇਹ ਕੀਨੋ। ਦਰਬ _ਬਟਾਇ ਅਰਧ ਤਿਹ _ਦੀਨੋ। _੧0। 
ਕਿਨੂੰ ਨ ਤਾ ਕੋ ਭੇਦ ਬਿਚਾਰਾ। ਕਸ ਚਰਿਤ੍ਰ ਇਹ ਨਾਰਿ ਦਿਖਾਰਾ। 
ਔਰਨ ਕੀ ਕੋਊ ਕਹਾ ਬਖਾਨੈ। ਆਪੁ ਆਪ ਮਹਿ ਤੇਊ ਨ ਜਾਨੈ। ੧੧। 


ਦੰਹਾਰਾ 
ਕਹਾ ਲਖਾ ਤ੍ਰਿਯ ਕਰਮ _ਕਰਿ ਕੈਸੇ ਕਰਮ _ਕਮਾਇ। 
ਭੇਦ ਅਭੇਦ ਸਭ _ਆਪੁ ਮਹਿ ਸਕਾ ਨ ਕੋਊ ਪਾਇ। ੧੨। ੧। 


/ਏੱਤਾ ਹੀ ਲਾਂਰਤਹ ੫ਖ੍ਹਯਲਾਨੇ /$ੈਯਾ ਲਾਰਤੇ ਅੰਨੀ ਭੂਖ ਸੱਠਾਦੇ ਤਨ ਐਂ ਤੋਤੀਸ਼ ਲਾਂ ਸਆਖਤਮਆ 
ਡਾ ਨਭਨ ਡਤੁ/ _=੩੩/ ੬੨#6/ ਆਫਲੰ/ 


ਚੱਪਲਾਂ 
ਰਾਜ ਸੈਨ ਇਕ ਰਾਜਾ _ਦਛਿਨ। ਤ੍ਰਿਯ ਤਿਹ ਰਾਜ ਮਤੀ _ਸੁਭ _ਲਛਨ। 
ਅਮਿਤ ਦਰਬ _ਤਨ ਭਰੇ ਭੰਡਾਰਾ। ਜਿਨ ਕੋ ਆਵਤ ਵਾਰ ਨ ਪਾਰਾ। ੧। 


ਪਿੰਗਲ ਦੇ ਤਹ ਸਾਹ ਦੁਲਾਰੀ। ਜਾ ਕੀ ਸਮ ਨਹਿ ਦੁਤਿਯ ਕੁਮਾਰੀ। 
ਨਿਰਖਿ ਨ੍ਰਿਪਤਿ ਤ੍ਰਿਯ ਭਈ _ਦਿਵਾਨੀ। ਤਬ ਤੇ ਰੁਚਤ ਖਾਨ ਨਹਿ _ਪਾਨੀ। ੨। 


ਚਰਿਤ੍ਰ ਪਾਖਿਆਨ ੪੪੧ 
ਉਹ ਉਸ ਨਾਲ ਲੜ ਕੇ ਕਾਜ਼ੀ ਕੋਲ ਗਈ ਅਤੇ ਪਰਵਾਨਾ ਲੈ _ਕੇ ਪਿਆਦਿਆਂ ਨਾਲ 
ਆ ਗਈ। ਪਤੀ ਨੂੰ ਖਿਚ ਕੇ ਉਥੇ ਲੈ ਗਈ ਜਿਸ ਥਾਂ ਤੇ ਕੋਤਵਾਲ ਅਤੇ ਕਾਜ਼ੀ ਸਨ।੫। 


ਪਤੀ ਨੂੰ ਦਰਵਾਜ਼ੇ ਉਤੇ ਖੜਾ _ਕਰ _ਕੇ ਦਿਨੇ ਹੀ ਮਿਤਰ ਕੋਲ 
ਚਲੀ _ਗਈ। _ਉਸ ਨਾਲ ਕੇਲਿ ਦੀ ਗੱਲ ਕਰ ਕੇ (ਉਸ ਨੂੰ) ਗਵਾਹ ਬਣਾ ਕੇ ਨਾਲ ਲੈ 
ਆਈ।੬। 
੭%#ਤਾਲ 


ਯਾਰ ਨੂੰ ਪਿਆਦਿਆਂ ਅਤੇ ਪਤੀ ਨਾਲ ਦੁਆਰ ਉਤੇ ਖੜਾ ਕਰ ਕੇ ਉਹ ਦੂਜੇ ਮਿਤਰ 
ਦੇ ਘਰ ਦਿਨੇ ਚਲੀ _ਗਈ। _ਉਸ _ਨਾਲ ਰੁਚੀ ਪੂਰਵਕ ਕਾਮ ਕ੍ਰੀੜਾ _ਕੀਤੀ। ਉਸ ਨੂੰ ਵੀ 
ਗਵਾਹ _ਬਣਾ ਕੇ _ਨਾਲ ਲੈ _ਆਈ।੭। 


ਜੱਪਣਾ 

ਮੈਂ ਕਿਥੋਂ ਤਕ ਬਖਾਨ ਕਰਾਂ। ਇਸ ਤਰ੍ਹਾਂ ਉਹ _ਬਹੁਤ ਯਾਰਾਂ ਦੇ ਘਰ _ਗਈ। _ਸਭ_ ਨੂੰ 
ਗਵਾਹ ਬਣਾ ਲਿਆ ਅਤੇ ਸਾਰੇ ਕਾਜ਼ੀ ਦੇ ਧਿਆਨ ਵਿਚ _ਲਿਆਂਦੇ।੮। 

ਸਭ _ਉਸ ਨੂੰ ਆਪਣੀ ਆਪਣੀ _ਹੀ ਸਮਝਦੇ ਸਨ ਅਤੇ ਇਕ ਦੂਜੇ ਦਾ ਭੇਦ ਨਹੀਂ 
ਜਾਣਦੇ ਸਨ। ਜੋ ਉਹ ਇਸਤਰੀ ਕਹਿੰਦੀ, ਉਹੀ ਉਹ ਮਰਦ ਕਹਿੰਦੇ ਅਤੇ ਆਪਸ ਵਿਚ ਦੀ 
ਗੱਲ ਨਹੀਂ ਸਮਝਦੇ _ਸਨ।੯। 

ਜਦ ਸਾਰੇ ਗਵਾਹ ਨਜ਼ਰੋਂ' _ਲੈਘ ਗਏ ਤਾਂ ਇਸਤਰੀ ਨੇ ਇਕ _ਗੌਲ ਕਹੀ। ਤਦ ਕਾਜ਼ੀ 
ਨੇ ਉਸ ਗੱਲ ਨੂੰ ਸੱਚਾ ਮੰਨ ਲਿਆ ਅਤੇ ਔਧਾ ਧਨ ਵੰਡ ਕੇ ਉਸ ਨੂੰ ਦੇ ਦਿੱਤਾ।੧0। 

ਕਿਸੇ ਨੇ ਵੀ ਉਸ ਦੇ ਭੇਦ ਨੂੰ ਨ ਸਮਝਿਆ ਕਿ ਇਸ ਇਸਤਰੀ ਨੇ ਕੀ ਚਰਿਤਰ ਕਰ 
ਵਿਖਾਇਆ ਹੈ। ਹੋਰਾਂ ਦੀ ਗੱਲ ਕੋਈ ਕੀ ਕਰੇ। ਉਹ ਆਪਸ ਵਿਚ ਵੀ ਕੁਝ ਨਹੀਂ ਜਾਣਦੇ 
ਸਨ।੧੧। 
ਦੰਹਰਾ 

ਕਿਸ ਨੇ ਸਮਝਿਆ ਹੈ ਕਿ ਉਸ ਇਸਤਰੀ ਨੇ ਕੀ ਕਰਮ ਕੀਤਾ ਅਤੇ ਕਿਵੇਂ ਕਰਮ 
ਕਮਾਇਆ। (ਉਨ੍ਹਾਂ) ਸਾਰਿਆਂ ਵਿਚੋਂ ਕੋਈ ਵੀ ਆਪਸ _ਵਿਚ ਭੇਦ ਅਭੇਦ ਨੂੰ ਨ __ਸਮਝ 
ਸਕਿਆ।੧੨। 


/ਏਥੋ ਨੀ ਲਾਰਤੁੰਪ/ੱਖਆਨ ਦੇ ਤੁੰਆ ਲਾਰਤ੍ਹ` ਦੇ ਅੰਤਾਂ ਭੂਪ ਸੰਭਾਦ ਦੇ ===ਵੋ” ਗਾਰਤ੍ਹ ਦੀ ਸਮਾਪਤੀ 
ਭਾ ਲਭ _ਹੈ/ ੨੩੨੪ &੬੨੪6/ ਚਲਟਾ/ 


ਜੱਪਣਾ 

ਦੌਖਣ ਵਿਚ ਰਾਜ ਸੈਨ ਨਾਂ ਦਾ ਇਕ ਰਾਜਾ ਸੀ। ਉਸ ਦੇ ਘਰ ਰਾਜ ਮਤੀ ਨਾਂ ਦੀ 
ਸ਼ੁਭ ਲੱਛਣਾਂ ਵਾਲੀ ਇਸਤਰੀ ਸੀ। _ਉਸ ਦੇ ਅਣਮਿਠਵੇਂ' ਧਨ ਨਾਲ ਭੰਡਾਰ ਭਰੇ _ਹੋਏ ਸਨ 
ਜਿਨ੍ਹਾਂ ਦਾ ਕੋਈ ਅੰਤ ਨਹੀਂ _ਸੀ।੧। 

ਉਥੇ ਪਿੰਗਲ ਦੇ (ਦੇਈ) ਨਾਂ ਦੀ (ਇਕ) ਸ਼ਾਹ ਦੀ ਪੁੱਤਰੀ ਸੀ ਜਿਸ ਵਰਗੀ ਕੋਈ 
ਦੂਜੀ ਕੁਮਾਰੀ ਨਹੀਂ _ਸੀ। (ਉਹ) ਇਸਤਰੀ ਰਾਜੇ ਨੂੰ ਵੇਖ ਕੇ ਦੀਵਾਨੀ ਹੋ ਗਈ। _ਤਦ ਤੋਂ 
(ਉਸ ਨੂੰ) ਖਾਣਾ ਪੀਣਾ ਚੰਗਾ ਨ __ਲਗਣ _ਲਗਾ।੨। 


੪੪੨ 


ਸੀ _ਦਸਮ-ਗ੍ੂੰਥ _ਸਾਹਿਬ 


ਤਾ ਕੀ ਲਗਨਿ ਨ੍ਰਿਪਤਿ ਤਨ ਲਾਗੀ। ਛੂਟੈ ਕਹਾ ਅਨੋਖੀ _ਜਾਗੀ। 
ਸਖੀ ਚੀਨਿ ਇਕ ਹਿਤੂ _ਸ੍ਯਾਨੀ। ਪਠੈ ਦਈ ਨ੍ਰਿਪ ਕੀ ਰਜਧਾਨੀ। _੩। 


ਜਿਮਿ _ਤਿਮਿ _ਬਦਾ ਮਿਲਨ ਤਿਹ _ਸੰਗਾ। _ਤਿਹ _ਤਨ ਬ੍ਯਾਪਿਯੋ ਅਧਿਕ _ਅਨੰਗਾ। 
ਤਿਹ ਭੇਟਨ ਕੌ ਚਿਤ ਲਲਚਾਵੈ। ਘਾਤ ਨ _ਨਿਕਸਨ ਕੀ ਤ੍ਰਿਯ ਪਾਵੈ। ੪। 


ਕਹਿਯੋ ਸਾਹੁ ਇਕ ਭੂਪ _ਬੁਲਾਵਤ। _ਸਭ _ਅੰਨਨ ਕੋ _ਨਿਰਖ _ਲਿਖਾਵਤ। 
ਬਚਨ ਸੁਨਤ ਤਹ ਸਾਹੁ _ਸਿਧਾਰਾ। ਭਲੋ ਬ਼ੁਰੋ ਨਹਿ ਮੂੜ _ਬਿਚਾਰਾ। ੫। 


ਨਿਕਸਤ ਭਈ ਘਾਤ ਤ੍ਰਿਯ ਪਾਇ। ਭੋਗ ਕੀਆ ਰਾਜਾ ਸੋ _ਜਾਇ। 
ਰਹਿਯੋ ਮੂੜ ਪਰ ਦ੍ਰਾਰ ਬਹਿਠੋ। ਭਲਾ ਬੁਰਾ ਕਛੁ _ਲਗਿਯੋ ਨ ਡਿਠੋ। ੬। 


ਤ੍ਰਿਯ ਕਰਿ ਕੇਲ ਭੂਪ ਸੋ ਆਈ। ਲਯੋ ਸਾਹੁ ਘਰ ਬਹੁਰਿ ਬੁਲਾਈ। 
ਕਹਿਯੋ_ਪ੍ਰਾਤ ਹਮ ਤੁਮ ਦੋਊ ਜੈਹੈ। ਰਾਜਾ ਕਹਤ ਵਹੈ ਕਰਿ ਐਹੈ। _੭। 


ਦੰਹਾਰਾ 
ਇਹ ਛਲ ਮੂਰਖ ਤਿਹ _ਛਲਾ _ਸਕਿਯੋ ਨ ਭੇਦ _ਬਿਚਾਰ। 
ਕਹਾ ਚਰਿਤ ਇਨ ਤ੍ਰਿਯ ਕਿਯਾ ਨ੍ਰਿਪ ਸੰਗ ਰਮੀ ਸੁਧਾਰਿ। ੮। ੧। 


/ਏੱਤਾ ਨੰ ਗਾਂਠਤ੍ਹ ੫ਲ੍ਹਯਾਨੇ /ਤੈਯਾ ਲਾਠਤ੍ਹ ਅੰਤਾਂ ਭੂਪ ਨੰਭਾਦੇ ਤੀਨ ਸੋਂ ਰੱਤੀਨ ਲਾਹੇੜੂਹ ਸਆਪਤਨਆ 
ਡਤ ਨਭ# ਸ੍ਤ/ _=੩੪/ ੬੨੪੮/ %ਠਲੁੰ/ 
ਦੰਹਾਰਾ 
ਸਹਿਰ ਸਰੋਹੀ ਕੇ ਬਿਖੈ ਬਿਕ੍ਰਤ ਕਰਨ ਇਕ _ਰਾਇ। 
ਬੀਰ ਬਡੋਂ _ਬਾਂਕੋ ਰਥੀ ਰਾਖਤ ਸਭ ਕੋ _ਭਾਇ। ੧। 
ਚੱਪਾਣ? 
ਅਬਲਾ ਦੇ ਰਾਨੀ ਤਾ ਕੇ ਘਰ। ਅਧਿਕ ਪੰਡਿਤਾ ਸਕਲ ਹੁਨਰ ਕਰਿ। 
ਬੀਰਮ _ਦੇਵ ਪੁਤ੍ਰ _ਤਿਹ _ਜਾਯੋ। _ਤੇਜਵਾਨ _ਬਲਵਾਨ _ਸੁਹਾਯੋ। _੨। 


ਤਾ ਕੀ ਜਾਤ ਨ ਪ੍ਰਭਾ ਬਖਾਨੀ। ਰੂਪ _ਅਨੰਗ _ਧਰਿਯੋ ਹੈ _ਜਾਨੀ। 
ਕਹ ਲਗਿ ਪ੍ਰਭਾ ਕਰੈ ਕਵਨੈ ਕਬਿ। ਨਿਰਖਿ ਸੂਰ ਸਸਿ ਰਹਤ ਇੰਦੂ ਦਬਿ। ੩। 


ਛੈਲ _ਛਬੀਲੋ _ਕੁਅਰ _ਅਪਾਰਾ। ਆਪੁ _ਘੜਾ _ਜਾਨੁਕ _ਕਰਤਾਰਾ। 
ਕਨਕ _ਅਵਟਿ _ਸਾਂਚੇ ਜਨ _ਢਾਰਿਯੋ। _ਰੀਝਿ _ਰਹਤ ਜਿਨ ਬ੍ਰਹਮ _ਸਵਾਰਿਯੋ। _੪। 


ਚਰਿਤ੍ਰ ਪਾਖਿਆਨ ੪੪੩ 


ਉਸ ਦੀ ਲਗਨ ਰਾਜੇ ਨਾਲ ਲਗ _ਗਈ। _(ਉਹ) ਅਨੋਖੀ ਪ੍ਰੀਤ ਲਗ ਜਾਣ ਤੋਂ ਬਾਦ 
ਕਿਵੇਂ ਛੁਟੇ। ਉਸ ਨੇ ਹਿਤ ਵਾਲੀ ਇਕ _ਸਿਆਣੀ ਸਖੀ ਨੂੰ ਘੋਖ ਕੇ ਰਾਜੇ ਦੀ ਰਾਜਧਾਨੀ 
ਵਿਚ ਭੇਜ ਦਿੱਤਾ।੩। 

ਜਿਵੇਂ ਕਿਵੇਂ ਉਸ ਨਾਲ ਮਿਲਣ ਲਈ _ਕਿਹਾ!। ਉਸ ਦੇ ਸ਼ਰੀਰ ਵਿਚ ਕਾਮ ਭਾਵਨਾ 
ਬਹੁਤ ਵਿਆਪਤ ਹੋ ਗਈ ਹੈ। ਉਸ ਨੂੰ ਮਿਲਣ ਤੇ (ਉਸ ਦਾ) ਚਿਤ ਲਲਚਾਉਂਦਾ ਹੈ। ਪਰ 
ਨਿਕਲਣ ਦਾ ਕੋਈ _ਦਾਓ ਨਹੀਂ ਲਗ ਰਿਹਾ _ਹੈ।੪। 

ਉਸ (ਇਸਤਰੀ) ਨੇ ਸ਼ਾਹ ਨੂੰ ਕਿਹਾ ਕਿ ਇਕ ਰਾਜਾ ਬੁਲਾ ਰਿਹਾ ਹੈ ਅਤੇ ਸਾਰਿਆਂ 
ਅੰਨਾਂ ਦਾ ਨਿਰਖ (ਭਾਅ) ਲਿਖ ਰਿਹਾ ਹੈ। (ਇਹ) ਗੱਲ ਸੁਣ ਕੇ ਸ਼ਾਹ ਉਥੇ ਚਲਾ _ਗਿਆ। 
ਉਸ ਮੂਰਖ ਨੇ ਚੈਗੇ ਮਾੜੇ ਦਾ ਵਿਚਾਰ ਨ __ਕੀਤਾ।੫। 

ਇਸਤਰੀ ਮੋਕਾ ਵੇਖ ਕੇ ਨਿਕਲ ਗਈ ਅਤੇ ਜਾ ਕੇ ਰਾਜੇ ਨਾਲ ਸੰਯੋਗ _ਕੀਤਾ। ਉਹ 
ਮੂਰਖ ਦੁਆਰ _ਉਤੇ ਬੈਠਾ _ਰਿਹਾ। (ਉਸ ਨੂੰ) ਕੁਝ ਚੰਗਾ ਮਾੜਾ ਨ ਲਗਿਆ ਅਤੇ ਨ 
ਵੇਖਿਆ।੬। 

ਇਸਤਰੀ ਰਾਜੇ ਨਾਲ _ਕਾਮ-ਕ੍ਰੀੜਾ ਕਰ ਕੇ ਵਾਪਸ ਪਰਤ ਆਈ ਅਤੇ ਫਿਰ ਸ਼ਾਹ ਨੂੰ 
ਘਰ _ਵਾਪਸ ਬੁਲਾ _ਲਿਆ। _ਕਹਿਣ ਲਗੀ ਕਿ ਸਵੇਰੇ ਮੈਂ ਤੇ ਤੁਸੀਂ ਦੋਵੇਂ (ਰਾਜੇ _ਕੋਲ) 
ਜਾਵਾਂਗੇ _ਅਤੇ ਜੋ ਰਾਜਾ _ਕਹੇਗਾ, _ਉਹੀ _ਕਰ __ ਆਵਾਂਗੇ।੭। 
ਦੰਹਰਾ” 

ਇਸ ਛਲ ਨਾਲ ਉਸ ਮੂਰਖ ਨੂੰ ਛਲ ਲਿਆ, (ਉਹ) ਅਸਲ ਭੇਦ ਨੂੰ ਨ ਸਮਝ 
ਸਕਿਆ। _ਉਸ ਇਸਤਰੀ ਨੇ ਕਿਸ ਤਰ੍ਹਾਂ ਦਾ _ਚਰਿਤੂ ਕੀਤਾ ਅਤੇ _ਰਾਜੇ _ਨਾਲ ਚੰਗੀ ਤਰ੍ਹਾਂ 
ਨਾਲ ਰਮਣ ਕੀਤਾ।੮। 


/ਏਥੋ ਨੰ ਲਾਰਤੁੱਪ/ਨਆਨ ਦੇ ਤੂੰਆ ਲਾਰੜ੍ਹ ਦੇ ਮੰਡੀ ਝੂਪ ਸੰਭਾਦ ਦੇ ਤ੩੪ਵ' ਗਾਰੜ੍ਹ ਦੀ ਨਆਘਤ 
ਆਭ ਲਭ _ਹੰ/=੩੪/ ੬੨੪੮/ ਚਲਦਾ? 


ਦੰਹਰਾ 

ਸਰੋਹੀ ਨਗਰ _ਵਿਚ _ਬਿਕਰਤ ਕਰਨ ਨਾਂ ਦਾ ਇਕ ਰਾਜਾ _ਸੀ। ਉਹ ਵੱਡਾ ਯੋਧਾ, ਬਾਂਕਾ 
ਰਥੀ ਅਤੇ _ਸਭ ਨਾਲ _ਹਿਤ ਕਰਨ _ਵਾਲਾ _ਸੀ।੧। 
ਚੱਪਾਣ 

ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਰਾਣੀ ਸੀ। ਉਹ ਸਾਰੀਆਂ ਕਲਾਵਾਂ ਵਿਚ 
ਬਹੁਤ ਪ੍ਰਬੀਨ ਸੀ। ਉਸ ਨੇ ਬੀਰਮ ਦੇਵ ਨਾਂ ਦੇ ਪੁੱਤਰ ਨੂੰ ਜਨਮ ਦਿੱਤਾ ਜੋ ਬਹੁਤ ਤੇਜਵਾਨ 
ਅਤੇ _ਬਲਵਾਨ ਵਜੋ ਸਜਦਾ _ਸੀ।੨। 

ਉਸ ਦੀ ਪ੍ਰਭਾ ਦਾ ਬਖਾਨ ਨਹੀਂ ਕੀਤਾ ਜਾ _ਸਕਦਾ, ਮਾਨੋ ਕਾਮ ਦੇਵ ਨੇ ਹੀ ਦੂਜਾ 
ਰੂਪ _ਧਾਰਨ ਕੀਤਾ _ਹੋਵੇ। ਉਸ _ਦੀ ਸੁੰਦਰਤਾ ਦਾ ਕਿਹੜਾ _ਕਵੀ ਕਦੋਂ ਤਕ ਵਰਣਨ ਕਰ 
ਸਕਦਾ ਹੈ। ਉਸ ਨੂੰ ਵੇਖ ਕੇ ਸੂਰਜ, ਚੰਦੂਮਾ ਅਤੇ ਇੰਦਰ ਦਬੇ ਦਬੇ ਰਹਿੰਦੇ ਹਨ।੩। 

ਉਸ ਅਪਾਰ ਸੁੰਦਰ ਅਤੇ _ਜਵਾਨ _ਕੁਮਾਰ ਨੂੰ ਮਾਨੋ ਪਰਮਾਤਮਾ ਨੇ ਆਪ ਘੜਿਆ 
ਹੋਵੇ। ਮਾਨੋ ਸੋਨੇ ਨੂੰ _ਪੰਘਾਰ ਕੇ _ਸੈਚੇ ਵਿਚ _ਢਾਲਿਆ ਗਿਆ ਹੋਵੇ। (ਉਸ ਨੂੰ) ਬਣਾਉਣ 
ਵਾਲਾ _ਬੁਹਮਾ _ਵੀ (ਵੇਖ ਕੇ) ਰੀਝਿਆ ਰਹਿੰਦਾ ਹੈ।੪। 


੪੪੪ 


ਸੀ _ਦਸਮ-ਗ੍ੂੰਥ _ਸਾਹਿਬ 


ਨੈਨ ਫਬਤ ਮ੍ਰਿਗ ਸੇ _ਕਜਰਾਰੇ। ਕੇਸ ਜਾਲ ਜਨੁ _ਫਾਸ ਸਵਾਰੇ। 
ਜਾ ਕੇ ਪਰੇ ਗਰੈ ਸੋਈ ਜਾਨੈ। ਬਿਨੁ ਬੂਝੈ ਕੋਈ ਕਹਾ ਪਛਾਨੈ। ੫। 


ਜੇਤਿਕ ਦੇਤ ਪੁਰ੍ਭਾ ਸਭ _ਹੀ _ਕਬਿ। ਤੇਤਿਕ ਹੁਤੀ ਤਵਨ ਭੀਤਰਿ ਛਬਿ। 
ਪੁਰਖ ਨਾਰਿ ਚਿਤਵਹ ਜੋ _ਤਾਹਿ। ਕਛੁ _ਨ__ਸੰਭਾਰ ਰਹਤ ਤਬ _ਵਾਹਿ। ੬। 


ਚੰਚਰੀਟ ਦੁਤਿ ਦੇਖਿ _ਬਿਕਾਨੇ। _ਭਵਰ ਆਜੁ _ਲਗਿ _ਫਿਰਤਿ ਦਿਵਾਨੇ। 
ਮਹਾਦੇਵ ਤੇ ਨੈਕ ਨਿਹਾਰੇ। ਅਬ ਲਗਿ _ਬਨ ਮੈ ਬਸਤ ਉਘਾਰੇ। ੭। 


੭%7#ਤਲ 
ਚਤੁਰਾਨਨ ਮੁਖ ਚਤੁਰ _ਲਖਿ _ਯਾਹੀ ਤੇ _ਕਰੈ। 
ਸਿਖਿ ਬਾਹਨ ਖਟ ਬਦਨ ਸੁ ਯਾਹੀ ਤੇ ਧਰੈ। 
ਪੰਚਾਨਨ ਯਾ ਤੇ ਸਿਵ ਭਏ __ਬਚਾਰਿ _ਕਰਿ। 
ਹੋ ਸਹਸਾਨਨ ਨਹੁ ਸਕਾ ਪੁਭਾ ਕੋ ਸਿੰਧੁ ਤਰਿ। ੮। 


ਚੱਪਲਾਂ 


ਜੇ ਅਬਲਾ _ਤਿਹ ਰੂਪ _ਨਿਹਾਰਤ। _ਲਾਜ _ਸਾਜ _ਧਨ _ਧਾਮ _ਬਿਸਾਰਤ। 
ਮਨ ਮੈ ਰਹਤ ਮਗਨ ਹੈ _ਨਾਰੀ। ਜਾਨੁ _ਬਿਸਿਖ ਤਨ ਮਿਰਗੀ ਪ੍ਰਹਾਰੀ। ੯। 


ਸਾਹ ਜੈਨ _ਅਲਾਵਦੀਨ _ਜਹ। ਆਯੋ __ਕੁਅਰ _ਰਹਨ _ਚਾਕਰ _ਤਹ। 
ਫੂਲਮਤੀ ਹਜਰਤਿ ਕੀ _ਨਾਰੀ। ਤਾ ਕੇ ਗ੍ਰਿਹਿ ਇਕ _ਭਈ _ਕੁਮਾਰੀ।੧0। 


ਸੀ _ਦਿਮਾਗ ਰੋਸਨ ਵਹ _ਬਾਰੀ। ਜਨੁ _ਰਤਿ ਪਤਿ ਤੇ ਭਈ ਕੁਮਾਰੀ। 
ਜਨੁਕ _ਚੀਰਿ ਚੰਦਰਮਾ _ਬਨਾਈ। _ਤਾਹੀ ਤੇ _ਤਾ ਮੈ ਅਤਿਤਾਈ।੧੧। 


ਬੀਰਮ ਦੇ ਮੁਜਰਾ ਕਹ _ਆਯੋ। ਸਾਹੁ ਸੁਤਾ ਕੋ_ਹ੍ਰਿਦੈ ਚੁਰਾਯੋ। 
ਅਨਿਕ _ਜਤਨ ਅਬਲਾ _ਕਰਿ __ਹਾਰੀ। _ਕੈਸਿਹੁ ਮਿਲਾ ਨ ਪ੍ਰੀਤਮ _ਪ੍ਯਾਰੀ। _੧੨। 


ਕਾਮਾਤੁਰ ਭੀ ਅਧਿਕ _ਬਿਗਮ _ਜਬ। ਪਿਤਾ ਪਾਸ ਤਜਿ ਲਾਜ ਕਹੀ _ਤਬ। 
ਕੈ ਬਾਬੁਲ ਗ੍ਰਿਹ ਗੋਰਿ ਖੁਦਾਓ। ਕੈ ਬੀਰਮ ਦੇ ਮੁਹਿ ਬਰ ਦ੍ਰਯਾਓ। ੧੩। 


ਭਲੀ _ਭਲੀ _ਤਬ ਸਾਹ _ਉਚਾਰੀ। ਮੁਸਲਮਾਨ _ਬੀਰਮ _ਕਰ _ਪ੍ਯਾਰੀ। 
ਬਹੁਰਿ ਤਾਹਿ ਤੁਮ ਕਰੌ _ਨਿਕਾਹਾ। ਜਿਹ ਸੋ ਤੁਮਰੀ ਲਗੀ _ਨਿਗਾਹਾ। _੧੪। 


ਚਰਿਤ੍ਰ ਪਾਖਿਆਨ ੪੪੫ 


ਉਸ ਦੇ ਸੁਰਮੇ ਵਾਲੇ ਨੈਣ ਹਿਰਨ (ਦੀਆਂ ਅੱਖਾਂ ਵਾਂਗ) _ਫਬਦੇ _ਸਨ। ਕੇਸਾਂ ਦਾ 
ਖਿਲਾਰ (ਜਾਲ) ਮਾਨੋ ਫਾਂਸੀ (ਦੇ ਫੈਦੇ) ਸਵਾਰੇ ਹੋਏ ਹੋਣ। (ਕੇਸਾਂ ਦੇ ਫੰਦੇ) ਜਿਸ ਦੇ ਗਲੇ 
ਵਿਚ ਪੈਂਦੇ ਹਨ, ਉਹੀ (ਉਨ੍ਹਾਂ ਦਾ ਪ੍ਰਭਾਵ ਨੂੰ) ਜਾਣ ਸਕਦਾ ਹੈ। ਬਿਨਾ ਜਾਣੇ ਕੋਈ ਭਲਾ ਕੀ 
ਪਛਾਣ ਸਕਦਾ _ਹੈ।੫। 


ਉਸ ਦੀ ਸੁੰਦਰਤਾ ਦੀ (ਜਿਹੜੀਆਂ ਉਪਮਾਵਾਂ) ਸਾਰੇ ਕਵੀ ਦਿੰਦੇ ਹਨ, ਉਹ ਉਸ ਦੀ 
ਸੁੰਦਰਤਾ ਦੇ ਅੰਤਰਗਤ _ਹਨ _(ਭਾਵ--ਉਹ _ਉਪਮਾਵਾਂ ਉਸ ਦੀ ਸੁੰਦਰਤਾ ਦਾ ਸਹੀ ਬਿੰਬ 
ਪੇਸ਼ ਨਹੀਂ ਕਰ _ਸਕਦੀਆਂ)। ਉਸ ਨੂੰ ਜੋ ਪੁਰਸ਼ ਅਤੇ ਇਸਤਰੀ ਵੇਖਦੀ ਹੈ, ਤਦ ਉਸ ਨੂੰ 
(ਆਪਣੀ) ਕੋਈ ਸੰਭਾਲ ਨਹੀਂ _ਰਹਿੰਦੀ।੬। 

ਮਮੋਲੇ (ਪੰਛੀ) (ਉਸ ਦੀ) ਸੁੰਦਰਤਾ ਨੂੰ ਵੇਖ ਕੇ ਵਿਕ ਗਏ ਹਨ ਅਤੇ ਭੌਰੇ ਅਜ ਤਕ 
ਦੀਵਾਨੇ ਹੋਏ ਫਿਰਦੇ ਹਨ। _ਮਹਾਦੇਵ ਉਸ ਨੂੰ ਥੋੜਾ ਜਿੰਨਾ ਵੇਖ ਕੇ ਹੁਣ ਤਕ ਬਨ ਵਿਚ 
ਨੰਗਾ ਰਹਿ ਰਿਹਾ _ਹੈ।੭। 
੭%#ਤਾਲ 


ਉਸ ਨੂੰ ਵੇਖਣ ਲਈ ਹੀ _ਬੂਹਮਾ ਨੇ ਚਾਰ ਮੁਖ ਬਣਾ ਲਏ _ਸਨ। ਕਾਰਤਿਕੇਯ ('ਸਿਖਿ 
ਬਾਹਨ? ਮੋਰ ਦੀ ਸਵਾਰੀ ਕਰਨ ਵਾਲੇ) ਨੇ ਇਸੇ ਲਈ ਛੇ ਮੂੰਹ ਬਣਾਏ ਹੋਏ ਸਨ। ਸ਼ਿਵ 
ਇਸੇ ਵਿਚਾਰ ਕਰ ਕੇ ਪੰਜ ਮੂੰਹਾਂ ਵਾਲੇ ਬਣ _ਗਏ _ਸਨ। ਹਜ਼ਾਰ ਮੂੰਹਾਂ ਵਾਲਾ ਸ਼ੇਸ਼ਨਾਗ 


(ਉਸ ਦੀ) ਸੁੰਦਰਤਾ ਦੇ ਸਾਗਰ ਨੂੰ ਤਰ ਨਹੀਂ ਸਕਿਆ _ਸੀ।੮। 


ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ, ਉਹ ਲਾਜ, ਸਾਜ, ਧਨ, ਘਰ ਆਦਿ (ਸਭ 
ਕੁਝ) ਭੁਲ _ਜਾਂਦੀ। ਇਸਤਰੀਆਂ ਮਨ ਵਿਚ _ਹੀ ਮਗਨ ਹੋਈਆਂ ਰਹਿੰਦੀਆਂ ਮਾਨੋ _ਹਿਰਨੀ ਦੇ 
ਸ਼ਰੀਰ _ਵਿਚ _ਤੀਰ ਲਗਣ ਨਾਲ (ਉਹ _ਬੇਸੁਧ _ਹੋ_ ਜਾਂਦੀ ਹੋਵੇ)।੯। 

ਜਿਥੇ ਬਾਦਸ਼ਾਹ ਜੈਨ _ਅਲਾਵਦੀਨ _(ਅਲਾਉੱਦੀਨ _ਖਿਲਜੀ) ਸੀ, ਉਸ ਕੋਲ ਇਹ 
ਕੁਮਾਰ ਨੌਕਰੀ ਕਰਨ ਲਈ ਆਇਆ _ਸੀ। _ਫੂਲਮਤੀ ਨਾਂ ਦੀ ਬਾਦਸ਼ਾਹ ਦੀ ਇਸਤਰੀ _ਸੀ। 
ਉਸ ਦੇ ਘਰ ਇਕ ਸ਼ਹਿਜ਼ਾਦੀ ਧੈਦਾ ਹੋਈ ਸੀ।੧0। 

ਉਸ _ਬਾਲਿਕਾ _ਦਾ ਨਾਂ ਰੌਸ਼ਨ ਦਿਮਾਗ _ਸੀ। _(ਉਹ ਇਤਨੀ ਸੁੰਦਰ ਸੀ) ਮਾਨੋ ਕਾਮ 
ਦੇਵ ਦੀ ਹੀ ਪੁੱਤਰੀ ਹੋਵੇ। ਮਾਨੋ _ਚੰਦੂਮਾ ਨੂੰ ਚੀਰ ਕੇ (ਉਸ ਨੂੰ) ਬਣਾਇਆ ਗਿਆ ਹੋਵੇ। 
ਇਸੇ ਕਰ ਕੇ ਉਸ ਵਿਚ ਬਹੁਤ ਹੰਕਾਰ ਸੀ _(ਅਰਥਾਂਤਰ--ਬਹੁਤ ਸੁੰਦਰਤਾ _ਸੀ)।੧੧। 

(ਇਕ ਦਿਨ) ਬੀਰਮ ਦੇਵ ਮੁਜਰੇ (ਸਲਾਮੀ) ਲਈ ਆਇਆ, ਤਾਂ ਬਾਦਸ਼ਾਹ ਦੀ 
ਪੁੰਤਰੀ ਦਾ (ਉਸ ਨੇ) ਹਿਰਦਾ ਚੁਰਾ ਲਿਆ। ਉਹ _ਬਾਲਿਕਾ ਬਹੁਤ ਯਤਨ _ਕਰ ਹਟੀ, ਪਰ 


ਜਦ (ਉਹ) ਬੇਗਮ ਬਹੁਤ ਕਾਮ _ਆਤੁਰ ਹੋ ਗਈ, ਤਦ ਉਸ ਨੇ ਲਾਜ ਨੂੰ ਤਿਆਗ 
ਕੇ ਪਿਤਾ ਨੂੰ ਕਿਹਾ--। ਹੇ ਪਿਤਾ ਜੀ! ਜਾਂ _ਤਾਂ ਮੇਰੀ ਘਰ ਵਿਚ ਕਬਰ _ਪੁਟਵਾ ਲਵੋ ਜਾਂ 
ਬੀਰਮ _ਦੇਵ ਨਾਲ ਮੇਰਾ ਵਿਆਹ _ਕਰ _ਦਿਓ।੧੩। 

ਤਦ ਬਾਦਸ਼ਾਹ ਨੇ ਕਿਹਾ ਕਿ ਹੇ ਪਿਆਰੀ ਬੇਟੀ! (ਤੇਰੀ ਗੱਲ) ਚੰਗੀ ਹੈ, ਪਰ ਪਹਿਲਾਂ 
ਤੂੰ _ਬੀਰਮ ਦੇਵ ਨੂੰ ਮੁਸਲਮਾਨ ਬਣਾ ਲੈ। ਫਿਰ ਉਸ ਨਾਲ ਤੂੰ ਨਿਕਾਹ ਕਰ ਲਈਂ, ਜਿਸ 


ਨਾਲ ਤੇਰੀ ਨਜ਼ਰ _ਲਗੀ ਹੋਈ _ਹੈ।੧੪। 


੪੪੬ 


ਸੀ _ਦਸਮ-ਗ੍ੂੰਥ _ਸਾਹਿਬ 


ਬੀਰਮ _ਤੀਰ ਵਜੀਰ _ਪਠਾਯੋ। _ਸਾਹ __ਕਹਿਯੋ ਤਿਹ _ਤਾਹਿ _ਸੁਨਾਯੋ। 
ਹਮਰੇ ਦੀਨ ਪ੍ਰਥਮ ਤੁਮ ਆਵਹੁ। ਬਹੁਰਿ _ਦਿਲਿਸ ਕੀ ਸੁਤਾ _ਬਿਯਾਵਹੁ। _੧੫। 


ਬੀਰਮ _ਦੇਵ ਕਹਾ ਨਹਿ _ਮਾਨਾ। _ਕਰਿਯੋ ਆਪਨੇ _ਦੇਸ _ਪਯਾਨਾ। 
ਪ੍ਰਾਤੇ _ਖਬਰਿ _ਦਿਲਿਸ ਜਬ _ਪਾਈ। _ਅਮਿਤਿ ਸੈਨ _ਅਰਿ _ਗਹਨ _ਪਠਾਈ। _੧੬। 


ਬੀਰਮ ਦੇਵ ਖਬਰਿ ਜਬ __ਪਾਈ। ਪਲਟ _ਕਰੀ ਤਿਨ ਸਾਥ _ਲਰਾਈ। 
ਭਾਤਿ ਭਾਤਿ ਭਾਰੀ ਭਟ ਘਾਏ। ਤਹਾ ਨ ਟਿਕੇ ਤਵਨ ਕੇ ਪਾਏ। ੧੭। 


ਕਾਂਧਲ _ਵਤ ਰਾਜਾ ਥੋ _ਜਹਾ। _ਬੀਰਮ ਦੇਵ ਜਾਤ ਭਯੋ _ਤਹਾ। 
ਕਾਂਧਲ _ਦੇ ਆਗੇ ਜਹਾ _ਰਾਨੀ। ਰੂਪਵਾਨ _ਗੁਨਵਾਨ _ਸ੍ਯਾਨੀ। _੧੮। 


ਚੱਪਲਾਂ 
ਜਾਇ ਸਖੀ _ਬੀਰਮ ਦੇ ਪਾਸਾ। ਇਹ ਬਿਧਿ ਸਾਥ _ਕਰੀ ਅਰਦਾਸਾ। 
ਕੈ ਤੁਮ ਕਾਂਧਲ ਦੇ ਕੋ ਭਜੋ। ਕੈ ਇਹ ਦੇਸ ਹਮਾਰੋ _ਤਜੋ। ੨0। 


ਪਾਛੇ ਲਗੀ ਫੌਜ ਤਿਨ _ਮਾਨੀ। ਦੁਤਿਯ ਰਹਨ ਕੀ _ਨੌਰ ਨ ਜਾਨੀ। 
ਤਾ ਕੋ ਦੇਸ ਤਰੁਨਿ ਨਹਿ ਤਜੋ। ਕਾਂਧਲ ਦੇ ਰਾਨੀ ਕਹ _ਭਜੋ। ੨੧। 


ਰਾਨੀ ਰਮੀ ਮਿਤ੍ਰ ਕੇ ਭੋਗਾ। ਚਿਤ ਕੇ ਦਏ ਤ੍ਯਾਗਿ ਸਭ ਸੋਗਾ। 
ਤਬ ਲਗਿ ਲਿਖੋ ਸਾਹ ਕੋ _ਆਯੋ। _ਬਾਚਿ _ਮੌਤ੍ਰਿਯਨ _ਭਾਖਿ ਸੁਨਾਯੋ। _੨੨। 


ਲਿਖਿ ਸੁ ਲਿਖਾ ਮਹਿ ਯਹੈ ਪਠਾਈ। ਔਰ ਬਾਤ ਦੂਜੀ ਨ ਜਨਾਈ। 
ਕੈ `ਬੀਰਮ ਕਹ _ਬਾਧਿ ਪਠਾਵਹੁ। ਕੈ ਮੇਰੇ ਸੰਗ ਜੁਧ ਮਚਾਵਹੁ। ੨੩। 


ਰਾਨੀ _ਬਾਧਿ ਨ _ਬੀਰਮ _ਦਯੋ। _ਪਹਿਰ _ਕੌਚ ਦੁੰਦਭੀ ਬਜਯੋ। 
ਨਿਰਭੈ ਚਲੀ ਜੁਧ ਕੇ ਕਾਜਾ। ਹੈ ਗੈ ਰਥ ਸਾਜਤ ਸਰ ਸਾਜਾ। ੨੪੧ 
ਭੁਸੰਗਾ ਪੁਯਾਤ ਛੰਟਾ 


ਬਜ੍ਯੋ_ਰਾਗ ਮਾਰੂ _ਮੌਡੇ _ਛਤ੍ਰਧਾਰੀ। _ਬਹੈ _ਤੀਰ _ਤਰਵਾਰ ਕਾਤੀ _ਕਟਾਰੀ। 
ਕਹੂੰ ਕੇਤੁ ਫਾਟੇ ਗਿਰੇ ਛਤਰ ਟੂਟੇ। ਕਹੂੰ ਮਤ ਦੈਤੀ ਫਿਰੈ ਬਾਜ ਛੂਟੈ। ੨੫। 


ਚਰਿਤ੍ਰ ਪਾਖਿਆਨ ੪੪੭ 


= = ਤੀ ਤ਼ 4 


ਦਿੱਲੀ ਦੇ ਬਾਦਸ਼ਾਹ ਦੀ _ਪੁੰਤਰੀ ਨਾਲ ਵਿਆਹ _ਕਰ _ਲੈ।੧੫। 

ਬੀਰਮ ਦੇਵ ਨੇ ਉਸ ਦਾ ਕਿਹਾ ਨ ਮੰਨਿਆ ਅਤੇ ਆਪਣੇ ਦੇਸ ਨੂੰ ਚਲਾ _ਗਿਆ। 
ਸਵੇਰ ਵੇਲੇ ਜਦੋਂ ਬਾਦਸ਼ਾਹ ਨੂੰ ਖ਼ਬਰ ਹੋਈ, ਤਾਂ ਬਹੁਤ ਸਾਰੀ ਸੈਨਾ (ਉਸ) ਵੈਰੀ ਨੂੰ ਪਕੜਨ 
ਲਈ ਭੇਜ ਦਿੱਤੀ।੧੬। 

ਜਦੋਂ _ਬੀਰਮ ਦੇਵ ਨੂੰ ਇਸ ਦਾ ਪਤਾ ਲਗਾ, ਤਾਂ ਉਸ ਨੇ ਪਰਤ ਕੇ ਉਨ੍ਹਾਂ _ਨਾਲ 
ਲੜਾਈ ਕੀਤੀ। (ਉਸ ਨੇ) ਭਾਂਤ ਭਾਂਤ ਦੇ ਵੌਡੇ ਸੂਰਮੇ ਮਾਰ ਦਿੱਤੇ ਅਤੇ ਉਥੇ ਉਨ੍ਹਾਂ ਦੇ ਪੈਰ 
ਨ ਟਿਕ ਸਕੇ।੧੭। 

ਜਿਥੇ ਕਾਂਧਲ ਵਤ ਨਾਂ ਦਾ ਰਾਜਾ ਰਾਜ ਕਰਦਾ ਸੀ, _ਬੀਰਮ ਦੇਵ ਉਥੇ ਚਲਾ _ਗਿਆ। 
ਉਥੇ ਅਗੇ ਰਾਜੇ ਦੀ _ਕਾਂਧਲ ਦੇ (ਦੇਈ) ਨਾਂ ਦੀ ਰਾਣੀ ਸੀ ਜੋ ਬਹੁਤ ਰੂਪਮਾਨ, _ਗੁਣਵਾਨ 
ਅਤੇ ਸਿਆਣੀ _ਸੀ।੧੮। 
੭%#ਤੜਾਲ 


ਕਾਂਧਲ _ਦੇਈ ਰਾਣੀ ਉਸ ਦਾ ਰੂਪ ਵੇਖ ਕੇ ਧਰਤੀ ਉਤੇ ਡਿਗ _ਪਈ--ਅਤੇ _ਮਨ 
ਵਿਚ ਸੋਚਣ ਲਗੀ ਕਿ ਜੇ ਅਜਿਹਾ ਰਾਜ ਕੁਮਾਰ ਇਕ ਪਲ ਲਈ ਵੀ ਮਿਲ ਪਵੇ ਤਾਂ ਹੇ 
ਸਖੀ! ਪੰਜਾਹ ਜਨਮਾਂ ਤਕ _ਉਸ ਤੋਂ ਵਾਰਨੇ ਜਾਈਏ।੧੯। 
ਚੱਪਣਾ 

(ਉਹ) ਸਖੀ ਬੀਰਮ ਦੇਵ ਪਾਸ ਗਈ ਅਤੇ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ ਕਿ 
ਜਾਂ ਤਾਂ ਤੁਸੀਂ ਕਾਂਧਲ ਦੇਈ (ਰਾਣੀ) ਨਾਲ ਸੈਯੋਗ _ਕਰੋਂ ਜਾਂ ਸਾਡਾ ਦੇਸ ਛਡ _ਦਿਓ।੨0। 

ਉਸ ਨੇ ਸੋਚਿਆ ਕਿ (ਮੇਰੇ) ਪਿਛੇ ਫ਼ੌਜ ਲਗੀ ਹੋਈ ਹੈ ਅਤੇ ਰਹਿਣ ਲਈ ਕੋਈ ਹੋਰ 
ਥਾਂ ਵੀ ਨਹੀਂ ਹੈ। (ਇਸ ਲਈ ਬੀਰਮ ਦੇਵ ਨੇ ਸਖੀ ਰਾਹੀਂ ਕਹਿ ਭੇਜਿਆ ਕਿ ਮੈਂ) ਉਸ 
ਇਸਤਰੀ ਦਾ ਦੇਸ ਨਹੀਂ ਛਡਾਂਗਾ ਅਤੇ _ਕਾਂਧਲ ਦੇਈ ਰਾਣੀ ਨਾਲ _ਸੈਯੋਗ _ਕਰਾਂਗਾ।੨੧। 

ਰਾਣੀ ਨੇ ਆਪਣੇ ਮਿਤਰ _ਨਾਲ _ਸੈਯੋਗ _ਕੀਤਾ _ਅਤੇ _ਚਿਤ ਦੇ ਸਾਰੇ ਗਮ ਦੂਰ ਕਰ 
ਦਿੱਤੇ। ਤਦ ਤਕ ਬਾਦਸ਼ਾਹ ਦਾ ਲਿਖਿਆ ਹੋਇਆ (ਪਰਵਾਨਾ) ਆ ਗਿਆ ਜੋ ਮੌਤ੍ਰੀਆਂ ਨੇ 
ਪੜ੍ਹ ਕੇ ਸੁਣਾ ਦਿੱਤਾ।੨੨। 

ਉਸ _ਪਰਵਾਨੇ ਵਿਚ ਇਹੀ ਲਿਖ _ਕੇ ਭੇਜਿਆ ਅਤੇ ਹੋਰ ਕੋਈ ਦੂਜੀ ਗੱਲ ਨਹੀਂ 
ਦਸੀ। ਜਾਂ ਤਾਂ ਬੀਰਾਮ ਦੇਵ ਨੂੰ ਬੰਨ੍ਹ ਕੇ (ਮੇਰੇ ਕੋਲ) ਭੇਜ ਦਿਓ, ਜਾਂ ਮੇਰੇ ਨਾਲ ਯੁੱਧ 
ਕਰੋਂ ।੨੩। 

ਰਾਣੀ ਨੇ _ਬੀਰਮ ਦੇਵ ਨੂੰ ਬੰਨ੍ਹ ਕੇ ਨ ਭੇਜਿਆ ਅਤੇ ਕਵਚ ਪਾ ਕੇ ਨਗਾਰਾ ਵਜਾ 
ਦਿੱਤਾ। ਉਹ ਘੋੜੇ, ਹਾਥੀ, ਰਥ, _ਬਾਣ ਆਦਿ ਸ਼ਸਤੁ _ਅਸਤੁ _ਸਜਾ ਕੇ ਨਿਰਭੈ ਹੋਕੇ ਯੁੱਧ- 
ਕਰਮ _ਲਈ ਚਲ _ਪਈ।੨੪। 
ਭੁਸੰਗ ਪੁਯਤ ਛੰਦ 

ਮਾਰੂ ਰਾਗ _ਵਜਿਆ ਅਤੇ ਛਤ੍ਧਾਰੀ (ਸੂਰਮੇ ਯੁੱਧ ਵਿਚ) ਡੱਟ ਗਏ। ਤੀਰ, ਤਲਵਾਰਾਂ, 
ਕਾਤੀਆਂ ਅਤੇ _ਕਟਾਰਾਂ ਚਲਣ _ਲਗੀਆਂ। _ਕਿਤੇ ਝੰਡੇ ਫਟੇ ਪਏ ਸਨ ਅਤੇ ਕਿਤੇ ਛਤ੍ਹ ਟੁਟ 
ਕੇ ਡਿਗੇ ਹੋਏ ਸਨ। ਕਿਤੇ ਮਸਤ ਹਾਥੀ _ਅਤੇ ਘੋੜੇ _ਛੁਟੇ ਫਿਰਦੇ ਸਨ।੨੫। 


੪੪੮ 


ਸੀ _ਦਸਮ-ਗ੍ਰੰਥ _ਸਾਹਿਬ 


ਕਹੂੰ ਬਾਜ ਜੂਝੇ ਪਰੇ ਹੈ ਮਤੰਗੇ। ਕਹੂੰ ਨਾਗ ਮਾਰੇ _ਬਿਰਾਜੈ ਉਤੰਗੈ। 
ਕਹੂੰ ਬੀਰ ਡਾਰੇ ਪਰੇ ਬਰਮ ਫਾਟੇ। ਕਹੂੰ ਖੇਤ ਖਾਂਡੇ ਲਸੈ ਚਰਮ ਕਾਟੇ। ੨੬। 


ਗਿਰੇ ਬੀਰ ਮਾਰੇ ਕਾ ਲੌ ਗਨਾਊ। _ਕਹੌ ਜੋ ਸਭੈ ਏਕ ਗੁੰਥੈ ਬਨਾਊ। 
ਜਥਾ ਸਕਤਿ ਕੈ ਅਲਪ ਤਾ ਤੇ ਉਚਾਰੋ। ਸੁਨੋ ਕਾਨ ਦੈ ਕੈ ਸਭੇ ਹੀ ਪਿਆਰੋ। ੨੭। 


ਇਤੈ ਖਾਨ ਢੂਕੇ ਉਤੈ ਰਾਜ ਨੀਕੇ। _ਹਠੀ ਰੋਸ _ਬਾਂਢੇ ਸੁ _ਗਾਢੇ ਅਨੀਕੇ। 
ਲਰੇ ਕੋਪ ਕੈ ਕੈ ਸੁ ਏਕੈ ਨ ਭਾਜ੍ਯੋ। ਘਰੀ ਚਾਰਿ ਲੌ ਸਾਰ ਸੌ ਸਾਰ ਬਾਜ੍ਯੋ। ੨੮। 


ਤਹਾ ਸੰਖ _ਭੇਰੀ ਘਨੇ ਨਾਦ _ਬਾਜੇ। ਮਿਰਿਦੰਗੈ ਮੁਚੈਗੈ ਉਪੰਗੈ ਬਿਰਾਜੇ। 
ਕਹੂੰ ਨਾਇ ਨਾਫੀਰਿਯੈ ਐ ਨਗਾਰੇ। ਕਹੂੰ _ਝਾਂਝ ਬੀਨਾ _ਬਜੈ ਘੱਟ ਭਾਰੇ। ੨੯। 


ਕਹੂੰ ਟੂਕ ਟੂਕ ਹੈ ਗਿਰੈ ਹੈ ਸਿਪਾਹੀ। ਮਰੇ ਸ੍ਰਾਮ ਕੇ ਕਾਜਹੂੰ ਕੋ _ਨਿਬਾਹੀ। 
ਤਹਾ ਕੌਚ ਧਾਰੇ ਚੜੇ _ਛਤ੍ਰ _ਧਾਰੀ। ਮਿਲੈ ਮੇਲ ਮਾਨੋ _ਮਦਾਰੈ _ਮਦਾਰੀ। ੩0। 


ਕਿਤੇ ਭੂਮਿ ਲੋਟੈ ਸੁ ਹਾਥੈ ਉਚਾਏ। ਡਰੈ ਸੇਖ ਜੈਸੇ ਸਮਾਈ ਸਮਾਏ। 
ਜੁਝੈ ਜਹਾਨ ਜੋਧਾ ਜਗੇ ਜੋਰ ਜੈਗੈ। ਮਨੋ ਪਾਨ ਕੈ ਭੰਗ ਸੋਏ _ਮਲੰਗੈ। _੩੧। 


ਬਹੈ ਆਨ ਐਸੇ ਬਚੈ ਬੀਰ ਕੌਨੈ। ਲਰਿਯੋ _ਆਨਿ ਜੋ _ਪੈ ਗਯੋ ਜੂਝਿ ਤੌਨੈ। 
ਤਹਾ ਜੋਜਨੰ ਪਾਂਚ ਭਯੋ ਬੀਰ ਖੇਤੋ। ਬਿਦਾਰੇ ਪਰੇ ਬੀਰ ਬ੍ਰਿੰਦੇ ਬਿਚੇਤੋ। ੩੨। 


ਕਹੂੰ ਬੀਰ _ਬੈਤਾਲ ਬੀਨਾ _ਬਜਾਵੈ। ਕਹੂੰ _ਜੋਗਨੀਯੈ _ਖਰੀ _ਗੀਤ _ਗਾਵੈ। 
ਕਹੂੰ ਲੈ ਬਰੈਗਨਿ ਬਰੈ ਵੈ ਤਿਸੀ ਕੋ। ਲਹੈ ਸਾਮੁਹੇ ਜੁਧ ਜੁਝੋ ਜਿਸੀ ਕੋ। ੩੩। 


ਚੱਲ? 
ਹੀ ਸੈਨ ਜੂਝਿ ਸਭ ਗਈ। _ਤਬ ਤ੍ਰਿਯ ਸੁਤਹਿ ਪਠਾਵਤ ਭਈ। 
ਜੂਝਿ ਜਬ ਸੂਰਗ _ਸਿਧਾਯੋ। ਦੁਤਿਯ ਪੁਤੁ ਤਹ ਔਰ _ਪਠਾਯੋ। _੩੪। 
ਗਿਰਿਯੋ ਜੂਝਿ ਰਨ ਜਬ ਹੀ। ਤੀਜੇ ਸੁਤਹਿ ਪਠਾਯੋ ਤਬ ਹੀ। 
ਜੂਝਿ ਜਬ ਗਯੋ _ਦਿਵਾਲੈ। ਚੌਥੇ ਪੂਤ _ਪਠਾਯੋ _ਬਾਲੈ। _੩੫। 


(ਨ ਤਾ 


ਗਿਰੇ ਜੂਝਿ ਸੁਤ ਜਬ _ਹੀ। ਅਬਲਾ ਚਲੀ ਜੁਧ ਕੌ ਤਬ ਹੀ। 
ਬਚੇ _ਤੇ ਸਕਲ _ਬੁਲਾਇਸਿ। _ਲਰਨ ਚਲੀ _ਦੁੰਦਭੀ _ਬਜਾਇਸਿ। _੩੬। 


ਕਰਾ ਬਾਲ ਤਹ ਜੁਧਾ। ਰਹੀ ਨ ਭਟ ਕਾਹੂ ਮਹਿ ਸੁਧਾ। 
ਪਰੇ _ਬੀਰ _ਬਿਕਰਾਰਾ। _ਗੋਮੁਖ ਝਾਂਝਰ ਬਸਤ _ਨਗਾਰਾ। _੩੭। 


3, ਤਰੈ 'ਕੈ & 


ਚਰਿਤ੍ਰ ਪਾਖਿਆਨ ੪੪੯ 


ਕਿਤੇ ਘੋੜੇ ਅਤੇ ਕਿਤੇ ਹਾਥੀ ਮਰੇ ਪਏ ਸਨ। ਕਿਤੇ ਉਚੇ ਵੱਡੇ ਹਾਥੀ ਮਾਰੇ ਹੋਏ ਪਏ 
ਕਿਤੇ ਸੁਰਮੇ ਟੁਟੇ ਫਟੇ _ਕਵਚਾਂ ਨਾਲ ਪਏ _ਸਨ ਅਤੇ _ਕਿਤੇ _ਕਟੀਆਂ ਹੋਈਆਂ ਢਾਲਾਂ 
ਅਤੇ _ਤਲਵਾਰਾਂ (ਪਈਆਂ ਹੋਈਆਂ) ਚਮਕ _ਰਹੀਆਂ _ਸਨ।੨੬। 

ਮਾਰੇ ਜਾਣ ਤੇ ਡਿਗੇ ਪਏ ਸੂਰਮਿਆਂ ਦੀ ਗਿਣਤੀ (ਮੈਂ) ਕਿਥੋਂ ਤਕ ਕਰਾਂ। ਜੇ ਸਾਰਿਆਂ 
ਬਾਰੇ ਕਹਾਂ ਤਾਂ ਇਕ ਗ੍ਰੰਥ ਹੀ ਬਣਾ _ਦਿਆਂ। ਇਸੇ ਲਈ _ਯਥਾ ਸ਼ਕਤੀ ਥੋੜੇ ਹੀ ਉਚਾਰੇ 
ਹਨ। ਹੇ ਪਿਆਰਿਓ! ਸਾਰੇ ਕੰਨ ਦੇ ਕੇ ਸੁਣੋ।੨੭। 

ਇਧਰੋਂ ਖ਼ਾਨ ਢੁਕੇ ਹੋਏ ਸਨ ਅਤੇ ਉਧਰੋਂ ਚੰਗੇ ਰਾਜੇ (ਚੜ੍ਹੇ ਹੋਏ ਸਨ)। ਤਕੜੀ ਸੈਨਾ 
ਦੇ ਹਠੀ ਯੋਧਿਆਂ ਨੇ ਰੋਹ _ਵਧਾ ਲਿਆ ਸੀ। (ਉਹ) ਬਹੁਤ ਕ੍ਰੋਧ ਕਰ ਕੇ ਲੜੇ ਅਤੇ ਇਕ 
ਵੀ ਨ ਭਜਿਆ। ਚਾਰ ਘੜੀਆਂ _ਤਕ ਲੋਹੇ _ਨਾਲ ਲੋਹਾ _ਖੜਕਿਆ।੨੮। 
ਕਿਤੇ ਸ਼ਹਿਨਾਈ, ਨਫ਼ੀਰੀ ਅਤੇ ਨਗਾਰੇ ਵਜਦੇ ਸਨ ਅਤੇ ਕਿਤੇ ਝਾਂਝ, ਬੀਨ, ਭਾਰੇ ਘੜਿਆਲ 
ਆਦਿ ਵਾਜੇ ਵਜਦੇ _ਸਨ।੨੯। 

ਕਿਤੇ ਸਿਪਾਹੀ ਟੋਟੇ ਟੋਟੇ ਹੋ _ ਕੇ ਡਿਗੇ ਪਏ _ਸਨ। ਸੁਆਮੀ ਦੇ ਕਾਰਜ ਨੂੰ ਨਿਭਾਉਂਦੇ 
ਹੋਏ ਮਰ ਗਏ _ਸਨ। ਉਥੇ ਕਵਚ _ਧਾਰੀ ਅਤੇ _ਛਤ੍ੁਧਾਰੀ ਸੂਰਮੇ ਚੜ੍ਹੇ _ਸਨ। (ਇੰਜ ਲਗਦਾ 
ਹੈ), ਮਾਨੋ ਮਦਾਰੀ ਨੂੰ ਮਦਾਰੀ ਮਿਲਿਆ _ਹੋਵੇ।੩0। 

ਕਿਤੇ ਹੌਂਥ ਚੁਕੇ ਹੋਇਆਂ ਧਰਤੀ ਉਤੇ ਲੇਟਦੇ ਸਨ, ਜਿਵੇਂ ਸ਼ੇਖ਼ (ਫ਼ਕੀਰ) ਲੋਕ ਸੰਗੀਤ 
ਵਿਚ ਮਗਨ _ਹੋਏ (ਧਰਮ _ਦੀ ਉਲੰਘਣਾ ਤੋਂ) ਡਰਦੇ ਸਨ। ਜ਼ਬਰਦਸਤ ਜੰਗ _ਵਿਚ ਜਵਾਨ 
ਯੋਧੇ ਜੂਝ ਰਹੇ _ਹੋਣ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੰਗ ਪੀ ਕੇ ਮਲੰਗ _ਸੁਤੇ ਪਏ 
ਹੌਣ।੩੧। 

ਬਾਣਾਂ ਦੇ ਇਸ ਤਰ੍ਹਾਂ ਚਲਣ ਨਾਲ ਕਿਹੜਾ ਸੂਰਮਾ ਬਚ ਸਕਦਾ ਸੀ। ਜੋ ਵੀ ਆ ਕੇ 
ਲੜਿਆ ਸੀ, ਉਹੀ ਮਾਰਿਆ ਗਿਆ ਸੀ। ਉਥੇ ਪੰਜ _ਜੋਜਨਾਂ (ਵੀਹ ਕੋਹਾਂ) ਤਕ ਦੇ ਖੇਤਰ 
ਵਿਚ ਯੁੱਧ ਹੋਇਆ ਸੀ। ਉਥੇ ਸੂਰਮਿਆਂ ਦੇ ਸਮੂਹ ਮਾਰੇ ਹੋਏ ਅਚੇਤ _ਪਏ _ਸਨ।੩੨। 

ਕਿਤੇ ਬੀਰ _ਬੈਤਾਲ _ਬੀਣਾ ਵਜਾ ਰਹੇ _ਸਨ ਅਤੇ ਕਿਤੇ ਜੋਗਣਾਂ ਖੜੋ ਕੇ _ਗੀਤ ਗਾ 
ਰਹੀਆਂ _ਸਨ। _ਕਿਤੇ ਅਪੇਂਛਰਾਵਾਂ ਉਨ੍ਹਾਂ `ਨੂੰ ਵਰ ਰਹੀਆਂ ਸਨ ਜੋ ਆਹਮੋ ਸਾਹਮਣੇ ਯੁੱਧ _ਕਰ 
ਕੇ ਮਰਦੇ ਸਨ।੩੩। 
ਜੱਪਣਾ 

ਜਦ ਸਾਰੀ ਸੈਨਾ ਮਾਰੀ ਗਈ, ਤਦ ਇਸਤਰੀ ਨੇ ਪੁੱਤਰ ਨੂੰ _ਭੇਜਿਆ। ਜਦ ਉਹ ਵੀ 
ਲੜ ਕੇ ਸਵਰਗ ਨੂੰ ਸਿਧਾ ਗਿਆ ਤਾਂ ਉਧਰ ਨੂੰ ਦੂਜਾ ਪੁੱਤਰ _ਹੋਰ _ਭੇਜਿਆ।੩੪। 


ਜਦ _ਉਹ ਵੀ ਯੁੱਧ-ਭੂਮੀ ਵਿਚ _ਲੜ ਮਰਿਆ, _ਤਦ ਤੁਰਤ ਤੀਜੇ ਪੁੰਤਰ ਨੂੰ ਭੇਜ 
ਦਿੱਤਾ। ਜਦ ਉਹ ਵੀ ਜੂਝ ਕੇ ਦੇਵ ਲੋਕ ਚਲਾ ਗਿਆ, ਤਾਂ (ਉਸ) ਇਸਤਰੀ ਨੇ ਚੌਥਾ 


ਪੁੱਤਰ ਭੇਜਿਆ।੩੫। 
ਜਦ ਚਾਰੇ ਪੁੱਤਰ ਜੂਝ ਕੇ ਡਿਗ ਪਏ, ਤਦ ਇਸਤਰੀ ਖ਼ੁਦ ਯੁੱਧ ਲਈ ਚਲ _ਪਈ। 
ਬਾਕੀ ਬਚ ਰਹੇ ਸਾਰੇ ਸੂਰਮਿਆਂ ਨੂੰ ਬੁਲਾਇਆ ਅਤੇ ਲੜਨ ਲਈ _ਨਗਾਰਾ ਵਜਾ _ਦਿੱਤਾ।੩੬। 
ਉਸ ਇਸਤਰੀ ਨੇ ਅਜਿਹਾ ਯੁੱਧ ਕੀਤਾ ਕਿ ਕਿਸੇ ਵੀ ਯੋਧੇ ਵਿਚ ਕੋਈ ਸੁੱਧ ਬੁੱਧ ਨ 
ਰਹੀ। _ਬਹੁਤ ਭਿਆਨਕ ਸੂਰਮੇ ਪਏ ਸਨ ਅਤੇ ਗੋਮੁਖ (ਰਣ ਸਿੰਘੇ), ਝਾਂਝਰ ਆਦਿ 
ਨਗਾਰੇ ਵਜ ਰਹੇ ਸਨ।੩੭। 


0੨੧ 


ਕੈ 


੪੫0 ਸੀ _ਦਸਮ-ਗ੍ੰਥ _ਸਾਹਿਬ 


ਜਾ ਪਰ ਸਿਮਟਿ ਸਰੋਹੀ ਮਾਰਤਿ। ਤਾ ਕੋ ਕਾਟਿ ਭੂਮ ਸਿਰ ਡਾਰਤਿ। 
ਜਾ ਕੇ ਹਨੈ ਤਰੁਨਿ ਤਨ _ਬਾਨਾ। ਕਰੈ _ਸੁਭਟ ਮਿਤ ਲੋਕ ਪਯਾਨਾ। _੩੮। 


ਚੁਨਿ ਚੁਨਿ ਜ੍ਹਾਨ ਪਖਰਿਯਾ ਮਾਰੇ। ਇਕ ਇਕ ਤੇ ਦੈ ਦੋ ਕਰਿ ਡਾਰੇ। 
ਉਠੀ ਧੂਰਿ _ਲਾਗੀ _ਅਸਮਾਨਾ। _ਅਸਿ _ਚਮਕੈ _ਬਿਜੁਰੀ _ਪਰਮਾਨਾ। _੩੯। 


ਕਾਟੇ ਸੁਭਟ ਸਰੋਹਿਨ ਪਰੇ। ਜਨੁ _ਮਾਰੁਤ ਬਰ _ਬਿਰਛ _ਉਪਰੇ। 
ਗਜ ਜੂਝੇ ਮਾਰੇ ਬਾਜੀ ਰਨ। ਜਨੁ ਕ੍ਰੀੜਾ ਸਿਵ ਕੋ ਯਹ ਹੈ ਬਨ। ੪0। 


ਰਨ _ਐਸੋ ਅਬਲਾ _ਤਿਨ _ਕੀਯਾ। ਪਾਛੇ ਭਯੋ ਨ ਆਗੇ ਹੂਆ। 
ਖੰਡ ਖੰਡ ਹ੍ਰੈ ਗਿਰੀ ਧਰਨਿ _ਪਰ। ਰਨ ਜੂਝੀ _ਭਵਸਿੰਧੁ ਗਈ _ਤਰਿ। ੪੧। 


ਖੰਡ ਖੰਡ ਬਾਜੀ ਪਰ ਭਈ। ਤਊ ਨ ਛੋਰਿ ਅਯੋਧਨ ਗਈ। 
ਭੂਤ _ਪਿਸਾਚ ਗਏ ਭਖਿ ਤਾਮਾ। ਬਾਗਿ ਮੋਰਿ ਤਊ ਭਜੀ ਨ ਬਾਮਾ। ੪੨। 


ਪੁਥਮ _ਚਾਰਊ ਪੁਤ੍ਰ ਜੁਝਾਏ। ਬਹੁਰਿ ਆਪੁ ਬੈਰੀ ਬਹੁ _ਘਾਏ। 
ਪ੍ਰਥਮ _ਬਾਲ ਕੌ ਜਬੈ _ਸੰਘਾਰਿਯੋ। _ਤਿਹ ਪਾਛੇ _ਬੀਰਮ ਦੇ ਮਾਰਿਯੋ। ੪੩। 


ਤਾ ਕੋ ਮਾਰਿ ਕਾਟਿ ਸਿਰ ਲਿਯੋ। ਲੈ ਹਾਜਿਰ ਹਜਰਤਿ ਕੇ ਕਿਯੋ। 
ਤਬ ਪਿਤ _ਪਠੈ ਸੁਤਾ ਪਹਿ _ਦੀਨਾ। ਅਧਿਕ ਦੁਖਿਤ ਹ੍ਹੈ _ਦਹੁਤਾ _ਚੀਨਾ। _੪੪। 


ਦੰਹਾਰਾ 
ਜਬ ਬੇਗਮ ਤਿਹ ਸ੍ਹਾਰ ਕੌ ਦੇਖਾ ਸੀਸ _ਉਘਾਰਿ। 
ਪਲਟਿ ਪਰਾ ਤਬ ਮੂੰਡ ਨ੍ਰਿਪ ਤਉ ਨ ਕਬੂਲੀ ਨਾਰਿ। ੪੫। 


ਚੱਪਣਾ 
ਬੇਗਮ _ਸੋਕਮਾਨ ਤਬ ਹ੍ਹੈ ਕੈ। ਜਮਧਰ _ਹਨਾ ਉਦਰ ਕਰ ਲੈ ਕੈ। 
ਪ੍ਰਾਨ ਮਿਤਰ ਕੇ ਲੀਨੇ _ਦੀਨਾ। ਧ੍ਰਿਗ ਮੋ ਕੌ ਜਿਨ ਅਸ ਕਮ ਕੀਨਾ। ੪੬। 


ਦੰਹਰਾ 
ਬੀਰਮ _ਦੇ ਰਾਜਾ _ਨਿਮਿਤ ਬੇਗਮ _ਤਜੇ _ਪਰਾਨ। 
ਸੁ ਕਬਿ ਸ੍ਯਾਮ ਯਾ ਕਥਾ ਕੋ ਤਬਹੀ ਭਯੋ ਨਿਦਾਨ। ੪੭। ੧। 


/ਛਤ ਨੀ ਗਾਠੇਤੂ ਪਲੁਯਾਨੇ /ਤੇਯਾ_ਲਹੇੜ੍ਹੇ ਅੰ ਭੂਪ ਅੰਭਾਏ ਤੀਨ ਸੰ ਪਤਨ ਲਾੰਠਤੂ ਆਤਮ 


ਡਾ ਲਭ ਸ੍ਤ/ =੩੫/ ੪੨੯੫/ ਆ%ਫਲੰ/ 


ਚਰਿਤ੍ਰ ਪਾਖਿਆਨ ੪੫੧ 


ਜਿਸ ਉਤੇ (ਰਾਣੀ) ਸਿਮਟ _ਕੇ _ਸਿਰੋਹੀ (ਸਿਰੋਹੀ ਨਗਰ _ਦੀ _ਬਣੀ ਹੋਈ ਤਲਵਾਰ) 
ਦਾ ਵਾਰ ਕਰਦੀ, ਉਸ _ਦਾ ਸਿਰ ਕਟ ਕੇ ਭੂਮੀ ਉਤੇ ਸੁਟ ਦਿੰਦੀ। ਜਿਸ ਦੇ ਸ਼ਰੀਰ ਉਤੇ 
ਰਾਣੀ ਨੇ _ਬਾਣ ਮਾਰਿਆ, ਉਸ ਸੂਰਮੇ ਨੇ (ਤੁਰਤ) ਜਮਲੋਕ ਨੂੰ ਚਾਲੇ ਪਾ _ਦਿੱਤੇ।੩੮। 

ਚੁਣ ਚੁਣ ਕੇ ਘੋੜ ਸਵਾਰ ਜਵਾਨਾਂ ਨੂੰ ਮਾਰ ਦਿੱਤਾ। ਇਕ ਇਕ ਦੇ ਦੋ ਦੋ ਟੋਟੇ ਕਰ 
ਦਿੱਤੇ। (ਯੂੱਧ-ਭੂਮੀ ਵਿਚੋਂ) ਧੂੜ _ਉਡ _ਕੇ ਆਸਮਾਨ ਨੂੰ ਜਾ _ਲਗੀ ਅਤੇ _ਤਲਵਾਰਾਂ ਬਿਜਲੀ 
ਵਾਂਗ ਚਮਕਣ ਲਗੀਆਂ।੩੯। 

ਸਿਰੋਹੀਆਂ ਨਾਲ ਕਟੇ ਹੋਏ ਸੂਰਮੇ ਇਸ ਤਰ੍ਹਾਂ ਪਏ ਸਨ, ਮਾਨੋ ਝਖੜ ਨੇ ਵੱਡੇ ਬ੍ਰਿਛ 
ਪੁਟ ਕੇ ਸੁਟੇ ਹੋਣ। ਰਣ ਵਿਚ ਹਾਥੀ ਅਤੇ ਘੋੜੇ ਮਾਰੇ ਗਏ ਸਨ। (ਇੰਜ ਲਗਦਾ ਸੀ ਕਿ 
ਯੁੱਧ-ਭੂਮੀ) _ਮਾਨੋ ਸ਼ਿਵ _ਦਾ ਕ੍ਰੀੜਾ- ਹੋਵੇ।੪0। 

ਉਸ ਰਾਣੀ ਨੇ ਅਜਿਹਾ ਯੁੱਧ ਕੀਤਾ, ਜੋ ਨ ਪਿਛੇ ਹੋਇਆ ਸੀ ਅਤੇ ਨ ਅਗੇ ਹੋਵੇਗਾ। 
ਉਹ ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਈ ਅਤੇ ਰਣ ਵਿਚ ਜੂਝ ਕੇ ਸੰਸਾਰ ਸਾਗਰ ਨੂੰ 
ਤਰ ਗਈ।੪੧। 

ਉਹ ਘੋੜੇ ਉਤੇ ਹੀ ਟੋਟੇ ਟੋਟੇ ਹੋ ਗਈ, ਪਰ ਤਾਂ ਵੀ ਰਣ-ਖੇਤਰ ਨੂੰ ਛਡ ਕੇ ਨਹੀਂ 
ਗਈ। ਉਸ ਦਾ ਮਾਸ ('ਤਾਮਾ”) ਭੂਤ ਅਤੇ ਪਿਸ਼ਾਚ ਖਾ ਗਏ, ਪਰ ਉਹ (ਘੋੜੇ ਦੀ) ਲਗਾਮ 
ਮੋੜ ਕੇ (ਰਣ ਵਿਚੋਂ) ਨਹੀਂ _ਭਜੀ।੪੨। 

ਪਹਿਲਾਂ ਚਾਰ ਪੁਤਰ ਮਰਵਾ ਦਿੰਤੇ ਅਤੇ ਫਿਰ ਆਪ ਬਹੁਤ ਵੈਰੀ ਮਾਰ ਦਿੱਤੇ। ਜਦੋਂ 
ਪਹਿਲਾਂ ਰਾਣੀ ਨੂੰ ਮਾਰ ਦਿੱਤਾ ਗਿਆ, ਤਾਂ ਉਸ ਪਿਛੋਂ _ਬੀਰਮ ਦੇਵ ਨੂੰ _ਮਾਰਿਆ।੪੩। 


ਬੀਰਮ ਦੇਵ ਨੂੰ ਮਾਰ ਕੇ ਉਸ ਦਾ ਸਿਰ ਕਟ ਲਿਆ ਅਤੇ ਲਿਆ ਕੇ ਬਾਦਸ਼ਾਹ ਦੇ 
ਪੇਸ਼ _ਕੀਤਾ। _ਤਦ ਪਿਤਾ ਨੇ _(ਉਹ _ਸਿਰ) ਪੁੱਤਰੀ ਵਲ ਭੇਜ ਦਿੱਤਾ। ਪੁੱਤਰੀ (ਉਸ `ਨੂੰ) 
ਪਛਾਣ ਕੇ ਬਹੁਤ ਦੁਖੀ _ਹੋਈ।੪੪। 
ਦੰਹਰਾ” 
ਰਾਹ _ਦੀ ਪੁੱਤਰੀ) ਨੇ ਸਵਾਰ ਦੇ ਸਿਰ ਤੋਂ (ਕਪੜਾ) ਚੁਕ ਕੇ 
ਵੇਖਿਆ। ਤਾਂ ਰਾਜੇ ਦਾ ਸਿਰ ਪਿਛੇ ਨੂੰ ਡਿਗ ਪਿਆ ਅਤੇ (ਅਜਿਹੀ ਅਵਸਥਾ _ਵਿਚ ਵੀ) 
ਨੂੰ ਪ੍ਰਵਾਨ ਨ _ਕੀਤਾ।੪੫। 


ਤਦ ਬਾਦਸ਼ਾਹ ਦੀ ਪੁੌੰਤਰੀ ਨੇ ਗ਼ਮਗੀਨ ਹੋਕੇ ਹੱਥ ਵਿਚ ਜਮਧਰ ਲੈ ਕੇ ਪੇਟ ਵਿਚ 
ਮਾਰ ਲਈ। (ਅਤੇ ਕਹਿਣ ਲਗੀ ਕਿ) ਮੇਰੇ ਮਿਤਰ ਦੇ ਪ੍ਰਾਣ “ਦੀਨ” (ਇਸਲਾਮ ਧਰਮ) ਨੇ 
ਨੇ ਅਜਿਹਾ ਕੰਮ ਕੀਤਾ ਹੈ।੪੬। 


ਬੀਰਮ ਦੇਵ ਰਾਜੇ ਲਈ ਬਾਦਸ਼ਾਹ ਦੀ ਪੁੱਤਰੀ ਨੇ ਪ੍ਰਾਣ ਤਿਆਗ ਦਿੱਤੇ। ਕਵੀ 
ਸ਼ਿਆਮ ਕਹਿੰਦੇ ਹਨ, ਤਦ ਹੀ ਇਸ ਕਥਾ ਦਾ ਅੰਤ ਹੋ ਗਿਆ। ੪੭। 


/ਏਥੋ ਨੰ ਲਾਠਤੁੱਪ/ਨਆਨ ਦੇ ਤੁੰਆ ਗਾਰੜ੍ਹ ਦੇ ਮੰਡੀ ਭੂਆ ਨੰਭਾਏ ਦੇ =੩੫ਵ' ਗਾਰੜ੍ਹ ਦੀ ਸਮਾਪਤੀ 
ਭਾ ਲਭ _ਹੰ/ _=੩੫/ ੬੨੯੫/ ਚਲਟਾ/ 


੪੫੨ 


ਚੱਪਣਾ 
ਰਾਜ ਸੈਨ ਇਕ ਸੁਨਾ ਨ੍ਰਿਪਤਿ ਬਰ। ਰਾਜ ਦੇਇ ਰਾਨੀ ਤਾ ਕੇ ਘਰ। 
ਰੰਗਝੜ ਦੇ ਦੁਹਿਤਾ ਤਹ ਸੋਹੈ। ਸੁਨ ਨਰ ਨਾਗ ਅਸੁਰ ਮਨ ਮੋਹੈ। ੧। 


ਬਢਤ _ਬਢਤ ਅਬਲਾ ਜਬ _ਬਢੀ। ਮਦਨ ਸੁ ਨਾਰ ਆਪੁ ਜਨੁ _ਗਢੀ। 
ਮਾਤ ਪਿਤਾ ਚਰਚਾ ਭਈ ਜੋਈ। ਪ੍ਰਚੁਰ ਭਈ ਜਗ ਭੀਤਰਿ ਸੋਈ। ੨। 


ਮਾਤੈ ਕਹੀ ਸੁਤਾ ਕੇ _ਸੰਗਾ। _ਚੰਚਲਤਾ ਜਿਨ _ਕਰੁ `ਸੁੰਦੁੰਗਾ। 
ਕਹਾ ਬਿਸੇਸ ਧੁਜਹਿ ਤੂ ਬਰਿ ਹੈ। ਤਾ ਕੋ ਜੀਤਿ ਦਾਸ ਲੈ ਕਰਿ ਹੈ। ੩। 


ਸੁਨਤ ਬਾਤ ਤਾ ਕਹ ਲਗਿ ਗਈ। ਰਾਖੀ ਗੂੜ ਨ _ਭਾਖਤ ਭਈ। 
ਜਬ ਅਬਲਾ _ਨਿਸਿ ਕੋ ਘਰ ਆਈ। ਚਲੀ ਤਹਾ ਨਰ ਭੇਸ ਬਨਾਈ। ੪। 


ਚਲਤ _ਚਲਤ ਬਹੁ ਚਿਰ _ਤਹ _ਗਈ। _ਜਹਾ _ਬਿਲਾਸਵਤੀ ਨਗਰਈ। 
ਤਵਨ ਨਗਰ _ਚਲਿ _ਜੂਪ _ਮਚਾਯੋ। _ਊਚ _ਨੀਚ _ਸਭ _ਹੀ _ਨਹਰਾਯੋ। _੫। 


ਬਡੇ ਬਡੇ ਜੂਪੀ ਜਬ ਹਾਰੇ। ਮਿਲਿ ਰਾਜਾ ਕੇ ਤੀਰ ਪੁਕਾਰੇ। 
ਇਕ ਹ੍ਯਾ _ਐਸ ਜੁਆਰੀ ਆਯੋ। _ਕਿਸੂ ਪਾਸ ਨਹਿ ਜਾਤ _ਹਰਾਯੋ। ੬। 


ਇਹ ਬਿਧਿ ਸੁਨੇ ਬਚਨ _ਜਬ _ਰਾਜਾ। ਆਪਨ _ਸਜਿਯੋ_ਜੂਪ ਕੋ _ਸਾਜਾ। 
ਕਹਿਯੋ ਤਾਹਿ ਹ੍ਯਾ ਲੇਹੁ _ਬੁਲਾਇ। ਜਿਨ ਜੂਪੀ ਸਭ _ਲਏ _ਹਰਾਇ। _੭। 


ਭ੍ਰਿਤ ਸੁਨਿ ਬਚਨ ਪਹੂੰਚੇ _ਤਹਾ। _ਜੂਪਿਨ ਕੁਅਰਿ _ਹਰਾਵਤ _ਜਹਾ। 
ਕਹਿਯੋ ਤਾਹਿ ਤੁਹਿ ਰਾਇ ਬੁਲਾਯੋ। ਚਾਹਤ ਤੁਮ ਸੌ_ਜੂਪ ਮਚਾਯੋ। ੮। 


ਨ੍ਹਿਪ ਕੇ ਤੀਰ _ਤਰੁਨਿ ਤਬ ਗਈ। _ਬਹੁ ਬਿਧਿ ਜੂਪ ਮਚਾਵਤ ਭਈ। 
ਅਧਿਕ _ਦਰਬ _ਤਿਨ ਭੂਪ _ਹਰਾਯੋ। ਬ੍ਰਹਮਾ ਤੇ ਨਹਿ ਜਾਤ _ਗਨਾਯੋ। ੯। 


ਜਬ ਨ੍ਰਿਪ ਦਰਬ _ਬਹੁਤ ਬਿਧਿ ਹਾਰਾ। ਸੁਤ ਊਪਰ _ਪਾਸਾ ਤਬ _ਢਾਰਾ। 
ਵਹੈ _ਹਰਾਯੋ ਦੇਸ _ਲਗਾਯੋ। _ਜੀਤਾ _ਕੁਅਰ _ਭਜ੍ਯੋ ਮਨ _ਭਾਯੋ। _੧0। 


ਦੰਹਰਾ 
ਜੀਤਿ ਸਕਲ _ਧਨ ਤਵਨ ਕੋ ਦੀਨਾ ਦੇਸ _ਨਿਕਾਰ। 
ਕੁਅਰ ਜੀਤਿ ਕਰਿ ਪਤਿ ਕਰਾ ਬਸੀ ਧਾਮ ਹ੍ਹੈ ਨਾਰ। _੧੧। 
ਚੰਚਲਾਨ ਕੇ ਚਰਿਤ ਕੋ _ਸਕਤ ਨ ਕੋਈ ਬਿਚਾਰ। 


ਬੁਹਮ _ਬਿਸਨ ਸਿਵ ਖਟ ਬਦਨ ਜਿਨ ਸਿਰਜੀ _ਕਰਤਾਰ। _੧੨। ੧। 
/ਏੱਤਾ ਹੀੰ ਲਾਂਰਤ੍ਹ ੫ਖ੍ੂਯਾਨੇ /$ੈਯਾ ਲਾਰੇ ਅੰਤ ਭੂਪ ਸੰਭਾਏ ਤੀਨ ਸੋਂ ਛਤਲ ਲਾਹੇਤੂ ਨਆਪਤਨਆ 


ਡਤ ਨਭ# ਸ੍ਤ/ =੩੬੭ ੬੩6੭/ %ਠਲੁੰ/ 


ਚਰਿਤ੍ਰ ਪਾਖਿਆਨ ੪੫੩ 


ਜੱਪਣਾ 

ਰਾਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਉਸ ਦੇ ਘਰ ਰਾਜ ਦੇਈ ਨਾਂ ਦੀ ਰਾਣੀ 
ਸੀ। ਉਨ੍ਹਾਂ ਦੇ ਘਰ _ਰੰਗਝੜ ਦੇ (ਦੇਈ) ਨਾਂ ਦੀ ਪੁੱਤਰੀ ਸ਼ੋਭਦੀ ਸੀ ਜੋ ਦੇਵਤਿਆਂ, ਨਰਾਂ, 
ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦੀ _ਸੀ।੧। 

ਜਦ _ਬਾਲਿਕਾ ਵੱਧਦੀ ਵੱਧਦੀ ਜਵਾਨ ਹੋ ਗਈ (ਤਾਂ ਇੰਜ ਪ੍ਰਤੀਤ ਹੋਣ ਲਗਾ) ਮਾਨੋ 
ਕਾਮ ਦੇਵ ਨੇ ਆਪ ਇਹ ਇਸਤਰੀ ਬਣਾਈ ਹੋਵੇ। (ਜਦ) ਉਹ ਮਾਤਾ ਪਿਤਾ ਦੀ ਚਰਚਾ ਦਾ 
ਕਾਰਨ _ਬਣੀ, _ਤਾਂ ਉਹ ਸਾਰੇ ਜਗਤ _ਵਿਚ (ਸੁੰਦਰਤਾ ਕਰ ਕੇ) ਪੁਸਿੱਧ ਹੋ __ਗਈ।੨। 

ਮਾਂ ਨੇ ਪੁੱਤਰੀ ਨੂੰ (ਇਕ ਦਿਨ) ਕਿਹਾ--ਹੇ ਸੁੰਦਰ ਅੰਗਾਂ ਵਾਲੀਏ! ਚੰਚਲਤਾ ਨ _ਕਰ। 
(ਫਿਰ) ਕਿਹਾ ਕੀ ਤੂੰ ਬਿਸੇਸ ਧੁਜ ਨਾਲ ਵਿਆਹ ਕਰ ਲ! ਅਤੇ ਉਸ ਨੂੰ ਜਿਤ ਕੇ ਆਪਣਾ 
ਦਾਸ ਬਣਾ ਲ0।੩। 

ਮਾਂ ਦੀ ਗੌਲ ਸੁਣ ਕੇ (ਉਸ ਦੇ ਦਿਲ) ਨੂੰ ਲਗ ਗਈ। (ਉਸ ਨੇ) ਗੁਪਤ ਹੀ ਰਖੀ 
(ਅਤੇ ਕਿਸੇ ਨੂੰ) ਨ ਦਸੀ। ਜਦ ਅਬਲਾ _ਰਾਤ ਵੇਲੇ ਘਰ ਆਈ, (ਤਦ) ਮਰਦਾਵੇਂ ਬਸਤ੍ਰ ਪਾ 
ਕੇ ਉਥੋਂ ਚਲ _ਪਈ।੪। 

(ਉਹ) ਬਹੁਤ ਚਿਰ _ਤਕ ਚਲਦਿਆਂ ਚਲਦਿਆਂ ਉਥੇ _ਜਾ ਪਹੁੰਚੀ, ਜਿਥੇ _ਬਿਲਾਸਵਤੀ 
ਨਗਰੀ ਸੀ। ਉਥੇ ਜਾ ਕੇ ਉਸ ਨੇ ਜੂਆ (ਖੇਡਣ ਦੀ) ਧੁੰਮ ਮਚਾ ਦਿੱਤੀ ਅਤੇ ਉੱਚੇ ਨੀਵੇਂ 
ਸਭ ਨੂੰ ਝੁਕਾ _ਦਿੱਤਾ (ਅਰਥਾਤ! ਹਰਾ _ਦਿੱਤਾ)।੫। 

ਜਦ ਵੱਡੇ ਵੱਡੇ ਜੁਆਰੀਏ ਹਾਰ ਗਏ ਤਾਂ ਸਾਰਿਆਂ ਨੇ ਮਿਲ ਕੇ ਰਾਜੇ ਅਗੇ ਪੁਕਾਰ 
ਕੀਤੀ ਕਿ ਇਥੇ ਇਕ ਅਜਿਹਾ ਜੁਆਰੀਆ ਆਇਆ ਹੈ ਜੋ ਕਿਸੇ ਕੋਲੋਂ ਹਰਾਇਆ ਨਹੀਂ ਜਾ 
ਸਿਆ।੬। 

ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ, ਤਾਂ 
(ਰਾਜੇ ਨੇ) ਕਿਹਾ! ਉਸ ਨੂੰ ਇਥੇ ਬੁਲਾ ਲੌ, ਜਿਸ 
ਹੈ।੭। 


ਖੇਡੇ।੮। 
ਤਦ ਕੁਮਾਰੀ ਰਾਜੇ ਕੋਲ ਗਈ ਅਤੇ ਬਹੁਤ ਤਰ੍ਹਾਂ ਨਾਲ ਜੂਆ ਖੇਡਣਾ ਸ਼ੁਰੂ _ਕੀਤਾ। ਉਸ 
ਰਾਜੇ ਨੇ ਇਤਨਾ ਧਨ ਹਰਾ ਦਿੱਤਾ ਕਿ _ਬੁਹਮਾ ਕੋਲੋਂ ਵੀ ਗਿਣਿਆ ਨਹੀਂ ਜਾ ਸਕਦਾ ਸੀ।੯। 


ਜਦ ਰਾਜਾ ਬਹੁਤ _ਤਰ੍ਹਾਂ ਨਾਲ _ਧਨ _ਹਾਰ ਗਿਆ _ਤਦ (ਉਸ ਨੇ ਆਪਣਾ) ਪੁੱਤਰ 
ਦਾਓ ਉਤੇ ਲਗਾ _ਦਿੱਤਾ। (ਜਦ) ਪੁਤਰ _ਵੀ ਹਾਰ ਗਿਆ, ਤਾਂ (ਦਾਓ ਉਤੇ) ਦੇਸ਼ ਲਗਾ 
ਦਿੱਤਾ। ਉਸ ਨੇ ਕੁੰਵਰ ਨੂੰ ਜਿਤ ਲਿਆ ਅਤੇ (ਉਸ ਨਾਲ) ਮਨ ਚਾਹਿਆ ਸੈਯੋਗ _ਕੀਤਾ।੧0। 
ਦੰਹਰਾ 

ਉਸ (ਰਾਜੇ) ਦਾ ਸਾਰਾ ਧਨ ਜਿਤ ਕੇ ਦੇਸੋਂ ਕਢ ਦਿੱਤਾ। ਕੁੰਵਰ ਨੂੰ ਜਿਤ ਕੇ ਪਤੀ 
ਬਣਾਇਆ ਅਤੇ (ਉਸ ਦੇ) ਘਰ ਪਤਨੀ ਹੋ ਕੇ ਵਸ ਗਈ।੧੧। ਇਸਤਰੀਆਂ ਦੇ ਚਰਿਤ੍ਰ ਨੂੰ 
ਕੋਈ ਵੀ ਵਿਚਾਰ ਨਹੀਂ _ਸਕਿਆ। ਭਾਵੇਂ ਬ੍ਰਹਮਾ, ਵਿਸ਼ਣੂ, ਸ਼ਿਵ ਅਤੇ _ਕਾਰਤਿਕੇਯ _ਅਤੇ 
ਕਰਤਾਰ (ਵੀ ਕਿਉਂ ਨ ਹੋਵੇ) ਜਿਸ ਨੇ ਖੁਦ ਇਸ ਨੂੰ ਸਿਰਜਿਆ ਹੈ।੧੨। 

ਥੇ ਹਾੰ ਗਰੇਤੂ ਪ੪ਆਨ ਦੇ ਤਆ ਗਾਰੇਤ੍ ਦੇ ਮੰਤ ਡੂਪ ਸੰਲਾਦ ਦੇ ੩੩੬ਵੇ ਗਰੈੜ੍ਹ ਦੀ ਸ਼ਮਪਤਾੰ 

ਨ ਨ੍ਭ _ਹੰ/ _=੩੬/ ੬੩£੭/ ਚਲਦਾ/ 


੪੫੪ 


ਸੋਰਠ ਦੇ ਰਾਨੀ ਤਿਹ _ਸੁਨਿਯਤ। ਦਾਨ ਸੀਲ ਜਾ ਕੋ ਜਗ ਗੁਨਿਯਤ। 
ਪਰਜ ਮਤੀ ਦੁਹਿਤਾ ਇਕ ਤਾ ਕੀ। ਨਰੀ ਨਾਗਨੀ ਸਮ ਨਹਿ ਜਾ ਕੀ। ੨। 


ਬਿਸਹਰ _ਕੋ_`ਇਕ ਹੁਤੋ ਨ੍ਰਿਪਾਲਾ। ਆਯੋ _ਗੜ __ਜਮਲਾ _ਕਿਹ _ਕਾਲਾ। 
ਛਾਛ _ਕਾਮਨੀ ਕੀ ਪੂਜਾ ਹਿਤ। ਮਨ ਕਮ ਬਚਨ ਇਹੈ ਕਰਿ ਕਰਿ ਬੂਤ। ੩॥। 


ਠਾਢਿ ਪਰਜ ਦੇ ਨੀਕ _ਨਿਵਾਸਨ। ਰਾਜ _ਕੁਅਰ _ਨਿਰਖਾ ਦੁਖ _ਨਾਸਨ। 
ਇਹੈ ਚਿਤ ਮੈ ਕੀਅਸਿ ਬਿਚਾਰਾ। ਬਰੌ ਯਾਹਿ ਕਰਿ ਕਵਨ ਪ੍ਰਕਾਰਾ। ੪। 


ਸਖੀ ਭੇਜਿ ਤਿਹ ਧਾਮ ਬੁਲਾਯੋ। __ਭਾਤਿ ਭਾਤਿ ਕੋ ਭੋਗ _ਕਮਾਯੋ। 
ਇਹ ਉਪਦੇਸ ਤਵਨ ਕਹ _ਦਯੋ। _ਗੌਰਿ ਪੁਜਾਇ ਬਿਦਾ ਕਰ _ਗਯੋ। _੫। 


ਬਿਦਾ ਕੀਆ ਤਿਹ ਐਸ _ਸਿਖਾਇ। ਆਪੁ ਨ੍ਰਿਪਤਿ ਸੋ ਕਹੀ ਜਤਾਇ। 
ਮਨੀਕਰਨ ਤੀਰਥ ਮੈ ਜੈ ਹੋ। ਨਾਇ ਧੋਇ ਜਮਲਾ ਫਿਰਿ ਐ ਹੋ। ੬। 


ਜਾਤ _ਤੀਰਥ ਜਾਤ੍ਹਾ ਕਹ _ਭਈ। ਸਹਿਰ _ਬੇਸਹਿਰ ਮੋ ਚਲਿ ਗਈ। 
ਹੋਤ ਤਵਨ ਸੌ ਭੇਦ ਜਤਾਯੋ। ਮਨ ਮਾਨਤ ਕੇ ਭੋਗ _ਕਮਾਯੋ। _੭। 
ਕਾਮ ਭੋਗ ਕਰਿ ਕੈ ਘਰ ਰਾਖੀ। ਰਛਪਾਲਕਨ ਸੋ ਅਸ _ਭਾਖੀ। 
ਬੇਗਿ ਨਗਰ ਤੇ ਇਨੈ ਨਿਕਾਰਹੁ। _ਹਾਥ _ਉਠਾਵੈ ਤਿਹ ਹਨਿ ਮਾਰਹੁ। ੮। 


ਸੋ _ਤਰੁਨੀ ਤਿਹ ਰਸ ਰਸਿ ਗਈ। ਕਾਢਿ ਸਮਿਗ੍ਰੀ ਸਿਗਰੀ ਦਈ। 
ਇਹ ਛਲ ਸਾਥ _ਲਹਾ ਮਨ __ਭਾਵਨ। ਸਕਾ ਚੀਨ ਕੋਊ ਪੁਰਖ _ਉਪਾਵਨ। _੯। 


ਕਾਢਿ ਦਏ ਸਭ ਹੀ ਰਖਵਾਰੇ। ਲੋਹ ਕਰਾ ਜਿਨ ਤੇ ਹਨਿ ਡਾਰੇ। 
ਜਮਲੇਸੂਰ ਨ੍ਰਿਪ ਸੌ ਯੋ _ਭਾਖੀ। ਤੁਮਰੀ ਛੀਨਿ ਸੁਤਾ ਨ੍ਰਿਪ _ਰਾਖੀ। _੧0। 


ਬੇਸਹਰਾ ਪਰ ਕਛੁ ਨ ਬਸਾਯੋ। ਸੁਨਤ ਬਾਤ ਨ੍ਰਿਪ ਮੂੰਡ ਢੁਰਾਯੋ। 
ਇਹ ਛਲ ਬਰਾ ਕੁਅਰਿ ਵਹੁ ਰਾਜਾ। ਬਾਇ ਰਹਾ ਮੁਖ ਸਕਲ ਸਮਾਜਾ। ੧੧। ੧। 


/ਛਤ ਨੀ ਗਾਠੇਤੂ ਪਲੁਯਾਨੇ /ਤੇਯਾ_ਲਹੇਤ੍ਹੇ ਅੰ ਭੂਪ ਅੰਭਾਏ ਤੀਨ ਸੌ ਐਤੀਲ ਯਾਠਤੂ _ਸਘਤਨ 
ਗਤ ਤ਼ੜਮ ਸ੍ਤ/ =੨੩੭/ ੬੩ਤ੧੮/ %ਫਲੀੰ/ 


ਚਰਿਤ੍ਰ ਪਾਖਿਆਨ ੪੫੫ 


ਚੱਪਾਣ 

ਜਮਲ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ ਜਿਸ ਦੀ ਤਿੰਨੋ ਲੋਕ ਅਧੀਨਗੀ 
ਸਵੀਕਾਰ ਕਰਦੇ _ਸਨ। ਉਹ _ਜਮਲਾ ਟੋਡੀ ਦਾ ਰਾਜਾ ਸੀ ਅਤੇ 
ਬੁੱਧੀ ਦਾ ਸੁਆਮੀ _ਸੀ।੧। 

ਉਸ ਦੀ ਰਾਣੀ ਸੋਰਠ ਦੇ (ਦੇਈ) ਸੁਣੀਂਦੀ 
ਸ਼ੀਲਵਾਨ ਮੰਨਦੇ _ਸਨ। _ਪਰਜ _ਮਤੀ ਨਾਂ ਦੀ ਉਸ 
ਨਰੀ ਜਾਂ ਨਾਗਨੀ (ਕੋਈ ਵੀ) ਨਹੀਂ ਸੀ।੨। 

ਬਿਸਹਰ (ਸ਼ਹਿਰ) ਦਾ ਇਕ ਰਾਜਾ ਹੁੰਦਾ ਸੀ। ਉਹ ਕਿਸੇ ਸਮੇਂ ਜਮਲਾ ਗੜ੍ਹ ਵਿਚ 
ਆਇਆ। _ਉਹ _ਛਾਛ _ਕਾਮਨੀ (ਸੀਤਲਾ ਦੇਵੀ) ਦੀ ਪੁਜਾ ਲਈ ਬਚਨ 
ਕਰ ਕੇ ਬੂਰਤ ਧਾਰ ਕੇ (ਆਇਆ ਸੀ)।੩। 

ਪਰਜ ਦੇਈ (ਆਪਣੇ) ਸੁੰਦਰ ਨਿਵਾਸ ਵਿਚ _ਖੜੋਤੀ ਸੀ। ਦੂਰ 
ਕਰਨ ਵਾਲੇ ਰਾਜ ਕੁਮਾਰ ਨੂੰ ਵੇਖਿਆ। (ਉਸ ਨੇ) ਮਨ ਵਿਚ ਇਹੀ ਵਿਚਾਰ ਕੀਤਾ ਕਿ ਕਿਸੇ 
ਤਰ੍ਹਾਂ ਨਾਲ _ਇਸ ਨਾਲ _ਵਿਆਹ _ਕਰਾਂ।੪। 

ਸਖੀ ਨੂੰ ਭੇਜ ਕੇ ਉਸ ਨੂੰ ਘਰ ਬੁਲਵਾਇਆ। (ਉਸ ਨਾਲ) ਭਾਂਤ ਭਾਂਤ ਦਾ _ਰਮਣ 
ਕੀਤਾ। ਉਸ ਨੂੰ ਇਹ ਗੱਲ (ਭੇਦ ਭਰੇ _ਢੋਗ ਨਾਲ) ਸਮਝਾਈ ਅਤੇ ਗੌਰੀ ਦੀ ਪੂਜਾ ਕਰਵਾ 
ਕੇ ਘਰ ਭੇਜ ਦਿੱਤਾ।੫। 

ਉਸ ਨੂੰ ਇਸ ਤਰ੍ਹਾਂ ਸਿਖਾ ਕੇ ਵਿਦਾ ਕੀਤਾ। ਆਪ ਰਾਜੇ ਨੂੰ ਜਤਾ ਕੇ ਕਿਹਾ ਕਿ ਮੈਂ 
ਮਨੀਕਰਨ _ਤੀਰਥ _ਉਤੇ ਜਾ ਰਹੀ ਹਾਂ ਅਤੇ ਇਸ਼ਨਾਨ ਕਰ ਕੇ ਫਿਰ ਜਮਲਾ ਗੜ੍ਹ ਆ 
ਜਾਵਾਂਗੀ।੬। 

ਉਹ ਗਈ ਤਾਂ ਤੀਰਥ _ਯਾਤ੍ਹਾ _ਉਤੇ, ਪਰ _ਬੇਸਹਿਰ ਨਗਰ _ਵਿਚ ਜਾ _ਪਹੁੰਚੀ। ਉਥੇ 
ਉਸ ਨੂੰ ਸਾਰਾ ਭੇਦ ਦਸਿਆ ਅਤੇ _ਮਨ ਭਾਉਂਦਾ ਰਮਣ _ਕੀਤਾ।੭। 

(ਉਸ ਰਾਜੇ ਨੇ) ਉਸ ਨਾਲ ਕਾਮ-ਕ੍ਰੀੜਾ ਕਰ ਕੇ ਘਰ ਵਿਚ ਹੀ ਰਖ ਲਿਆ ਅਤੇ 
ਪਹਿਰੇਦਾਰਾਂ ਨੂੰ ਇਸ ਤਰ੍ਹਾਂ ਕਿਹਾ ਕਿ ਇਨ੍ਹਾਂ (ਇਸ ਦੇ ਸਾਥੀਆਂ) ਨੂੰ ਤੁਰਤ ਨਗਰ ਵਿਚੋਂ 
ਕਢ ਦਿਓ ਅਤੇ ਜੋ ਹੱਥ ਚੁਕੇ, ਉਸ ਨੂੰ ਮਾਰ ਮੁਕਾਓ।੮। 

ਉਹ ਕੁਮਾਰੀ ਉਸ ਦੇ ਪ੍ਰੇਮ ਵਿਚ ਮਗਨ ਹੋ ਗਈ ਅਤੇ (ਘਰੋਂ ਲਿਆਉਂਦੀ) ਸਾਰੀ 
ਸਾਮਗ੍ਰੀ ਕਢ ਕੇ ਦੇ ਦਿੱਤੀ। ਇਸ ਛਲ ਨਾਲ (ਉਸ ਨੇ) ਮਨ ਭਾਉਂਦਾ (ਪਤੀ) ਪ੍ਰਾਪਤ ਕਰ 
ਲਿਆ। ਕੋਈ ਪੁਰਸ਼ ਵੀ (ਉਸ ਦੇ) ਚਰਿਤੁ _('ਉਪਾਵ”) ਨੂੰ ਨ ਸਮਝ _ਸਕਿਆ।੯। 

ਸਾਰਿਆਂ _ਰਖਵਾਲਿਆਂ ਨੂੰ _ਕਢ _ਦਿੱਤਾ। ਜਿਨ੍ਹਾਂ ਨੇ ਹਥਿਆਰ ਚੁਕੇ, ਉਨ੍ਹਾਂ ਨੂੰ ਮਾਰ 
ਦਿੱਤਾ। _ਜਮਲਾ ਗੜ ਦੇ ਰਾਜੇ ਨੂੰ ਇਹ ਅਖਵਾ ਭੇਜਿਆ ਕਿ ਤੁਹਾਡੀ ਪੁੱਤਰੀ ਨੂੰ _(ਬੇਸਹਿਰ) 
ਦੇ ਰਾਜੇ ਨੇ ਖੋਹ ਕੇ ਰਖ ਲਿਆ ਹੈ।੧0। 

ਬੇਸਹਰਾ (ਦੇ ਰਾਜੇ) ਉਤੇ (ਜਮਲਾ ਗੜ੍ਹ _ਦੇ ਰਾਜੇ ਦਾ) ਕੁਝ ਵਸ ਨਹੀਂ ਚਲਦਾ _ਸੀ। 
(ਇਸ ਲਈ ਇਹ) ਗੱਲ ਸੁਣ ਕੇ ਰਾਜੇ ਨੇ ਸਿਰ ਹਿਲਾ ਦਿੱਤਾ। ਇਸ ਛਲ ਨਾਲ ਰਾਜ 
ਕੁਮਾਰੀ ਨੇ ਉਸ ਰਾਜੇ ਨਾਲ ਵਿਆਹ ਕਰ _ਲਿਆ। ਸਾਰਾ ਸਮਾਜ ਮੂੰਹ ਔਡੀ ਰਹਿ ਗਿਆ।੧੧। 

/ਏਥੇ ਸੰ ਗਰੇਤੁੱਪ/ਮਆਨ ਦੇ ਤੂੰਆ ਗੰਰੇਤ ਦੇ ਮੰਤ ਭੂਪ ਸੰਲਾਦ ਦੇ =ੜ੭ਵ' ਗਰੇਤ ਦੀ ਅਮ੫ਤ£ 

ਭਾ ਲਭ ਹ/ =੨੭/ ੬੩੧੮/ ਚਲਟਾ/ 


ਸੀ 
ਦੀ 


੪੫੬ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਨਗਰ _ਬਿਭਾਸਾਵਤੀ ਮੈ ਕਰਨ _ਬਿਭਾਸ _ਨਰੇਸ। 


੮੮. 


ਜਾ ਕੇ ਤੇਜ ਰੁ ਤ੍ਰਾਸ ਕੌ ਜਾਨਤ ਸਗਰੋ ਦੇਸ। ੧। 


ਚੱਘਣ?/ 
ਮਤੀ _ਬਿਵਾਸ ਤਵਨ _ਕੀ _ਰਾਨੀ। ਸੁੰਦਰਿ ਭਵਨ _ਚਤੂ _ਦਸ _ਜਾਨੀ। 
ਸਾਤ ਸਵਤਿ ਤਾ ਕੀ ਛਬਿਮਾਨ। ਜਾਨੁਕ ਸਾਤ ਰੂਪ ਕੀ ਖਾਨ। ੨। 


ਆਯੋ ਤਹਾ _ਏਕ _ਬੈਰਾਗੀ। _ਰੂਪਵਾਨ _ਗੁਨਵਾਨ _ਤਿਆਗੀ। 
ਸ੍ਯਾਮ ਦਾਸ ਤਾ ਕੋ _ਭਨਿ ਨਾਮਾ। ਨਿਸ ਦਿਨ ਨਿਰਖਿ ਰਹਤ ਤਿਹ _ਬਾਮਾ। ੩। 


ਮਤੀ _ਬਿਭਾਸ ਤਵਨ ਰਸ _ਰਾਚੀ। ਕਾਮ ਭੋਗ _ਮਿਤਵਾ ਕੇ _ਮਾਚੀ। 
ਗਵਨ ਕਰੌ ਤਾ ਸੋ ਮਨ ਭਾਵੈ। ਸਵਤਿਨ ਸੋਕ ਹਿਿਦੈ ਮਹਿ ਆਵੈ। ੪। 


ਅਹਿਧੁਜ ਦੇ _ਝਖਕੇਤੁ _ਮਤੀ _ਭਨਿ। _ਪੁਹਪ _ਮੌਜਰੀ ਫੂਲ ਮਤੀ _ਗਨਿ। 
ਨਾਗਰਿ ਦੇ ਨਾਗਨਿ ਦੇ _ਰਾਨੀ। ਨ੍ਰਿਤ ਮਤੀ ਸਭ _ਹੀ ਜਗ _ਜਾਨੀ। _੫। 
ਤਿਨ ਦਿਨ ਏਕ ਕਰੀ _ਮਿਜਮਾਨੀ। _ਨਿਵਤਿ _ਪਠੀ ਸਭ __ਹੀ ਘਰ _ਰਾਨੀ। 
ਬਿਖੁ _ਕੌ ਭੋਜਨ ਸਭਨ _ਖਵਾਇ। ਸਕਲ ਦਈ ਮਿਤ ਲੋਕ _ਪਠਾਇ। _੬। 


ਬਿਖੁ ਕਹ ਖਾਇ ਮਰੀ ਸਵਤੈ ਸਬ। _ਰੋਵਤ ਭਈ _ਬਿਭਾਸ ਮਤੀ ਤਬ। 
ਪਾਪ ਕਰਮ ਕੀਨਾ ਮੈ ਭਾਰੋ। ਧੋਖੇ ਲਵਨ ਇਨੈ ਬਿਖੁ ਖ੍ਹਾਰੋ। ੭। 


ਅਬ ਮੈ ਗਰੌ ਹਿਮਾਚਲ ਜਾਇ। ਕੈ ਪਾਵਕ ਮਹਿ ਬਰੌ _ਬਨਾਇ। 
ਸਹਚਰਿ ਸਹਸ _ਹਟਕਿ ਤਿਹ ਰਹੀ। ਮਾਨਤ ਭਈ ਨ ਤਿਨ ਕੀ ਕਹੀ। ੮। 


ਵਹੈ ਸੰਗ ਬੈਰਾਗੀ ਲੀਨਾ। ਜਾ ਸੋ ਕਾਮ ਭੋਗ ਕਹ ਕੀਨਾ। 
ਲੋਗ _ਲਥੈ _ਤ੍ਰਿਯ _ਗਰਬੇ _ਗਈ। _ਕਿਨਹੂੰ ਬਾਤ ਜਾਨਿ ਨਹਿ ਲਈ। ੯। 


ਮੂਰਖ ਰਾਇ _ਬਾਇ ਮੁਖ ਰਹਾ। ਭਲਾ ਬੁਰਾ ਕਛੁ ਤਾਹਿ ਨ ਕਹਾ। 
ਨਾਰਿ ਜਾਰਿ ਕੇ ਸਾਥ ਸਿਧਾਈ। ਬਾਤ ਭੇਦ ਕੀ ਕਿਨਹੁ ਨ ਪਾਈ। ੧0। 


ਤ੍ਰਿਯ ਕੋ _ਚਰਿਤ ਨ ਬਿਧਨਾ ਜਾਨੈ। ਮਹਾ _ਰੁਦੂ ਭੀ ਕਛੁ ਨ ਪਛਾਨੈ। 
ਇਨ ਕੀ ਬਾਤ ਏਕ ਹੀ ਪਾਈ। ਜਿਨ ਇਸਤ੍ਰੀ ਜਗਦੀਸ _ਬਨਾਈ। _੧੧। ੧। 


/ਏੱਤਾ ਨੀ ਲਾਰਤ੍ਹ ਪਖੂਯਾਨੇ ,ਤ੍‌ਯਾ ਗਠਤੇ ਮਤਾਂ ਭੂਪ ਨੰਭਾਏੈ ਤੀਨ ਐਂ ਅਠਤੀਸ਼ ਲਾੰਠਤਹ ਆਤਮ 


ਡਾ ਨਭ#' ਅਤ/ =੩੮/ ੬੩੨੯/ ਆਫਲੰ/ 


ਚਰਿਤ੍ਰ ਪਾਖਿਆਨ ੪੫੭ 


ਦੰਹਰਾ 

ਵਿਭਾਸਾਵਤੀ ਨਗਰ _ਵਿਚ _ਬਿਭਾਸ ਕਰਨ ਨਾਂ ਦਾ ਰਾਜਾ ਸੀ ਜਿਸ ਦੇ ਤੇਜ ਅਤੇ ਭੈ 
ਨੂੰ ਸਾਰਾ ਦੇਸ਼ _ਜਾਣਦਾ _ਸੀ।੧। 
ਚੱਪਣਾ 

ਬਿਵਾਸ ਮਤੀ ਉਸ ਦੀ ਰਾਣੀ ਸੀ ਜੋ ਚੌਦਾਂ ਲੋਕਾਂ ਵਿਚ ਸੁੰਦਰ ਮੌਨੀ ਜਾਂਦੀ ਸੀ। ਉਸ 
ਦੀਆਂ ਸੱਤ ਸੁੰਦਰ ਸੌਂਕਣਾਂ ਸਨ, ਮਾਨੋ _ਸਤੇ ਹੀ ਰੂਪ _ਦੀ ਖਾਣ ਹੋਣ।੨। 

ਉਥੇ ਇਕ ਬੈਰਾਗੀ ਆਇਆ ਜੋ ਬਹੁਤ _ਰੂਪਵਾਨ, _ਗੁਣਵਾਨ ਅਤੇ _ਤਿਆਗੀ _ਸੀ। 
ਉਸ ਦਾ ਨਾਂ ਸ਼ਿਆਮ ਦਾਸ ਕਿਹਾ ਜਾਂਦਾ ਸੀ। ਉਸ ਨੂੰ ਰਾਤ ਦਿਨ ਇਸਤਰੀਆਂ _ਵੇਖਦੀਆਂ 
ਰਹਿੰਦੀਆਂ ਸਨ।੩। 

ਬਿਭਾਸ ਮਤੀ ਉਸ ਦੇ ਪ੍ਰੇਮ ਵਿਚ ਮਗਨ _ਸੀ। ਮਿਤਰ _ਨਾਲ ਖ਼ੂਬ _ਕਾਮ ਭੋਗ ਕਰਦੀ 
ਸੀ। (ਉਹ) ਉਸ ਨਾਲ _ਮਨ ਭਾਉਂਦਾ ਸੈਯੋਗ ਕਰਦੀ _ਸੀ। _ਸੌਂਕਣਾਂ (ਇਸ ਕਰ ਕੇ) ਮਨ 
ਵਿਚ ਬਹੁਤ ਦੁਖੀ ਹੁੰਦੀਆਂ ਸਨ।੪। 

(ਉਸ ਦੀ ਇਕ ਸੌਂਕਣ) ਅਹਿਧੁਜ ਦੇਈ ਨੇ (ਦੂਜੀ ਸੋਂਕਣ) ਝਖਕੇਤੁ ਮਤੀ ਨੂੰ ਕਿਹਾ 
ਅਤੇ _ਪੁਹਪ _ਮੌਜਰੀ ਨੇ _ਫੂਲਮਤੀ ਨੂੰ _ਕਿਹਾ। (ਉਥੇ) ਨਾਗਰ ਦੇ (ਦੇਈ) ਅਤੇ _ਨਾਗਨ ਦੇ 
(ਦੇਈ) ਨਾਂ ਦੀਆਂ ਵੀ (ਦੋ) ਰਾਣੀਆਂ ਸਨ ਅਤੇ (ਸੱਤਵੀਂ ) ਨ੍ਰਿਤ ਮਤੀ ਸਾਰੇ ਜਗਤ ਵਿਚ 
ਜਾਣੀ ਜਾਂਦੀ _ਸੀ।੫। 

ਉਸ _(ਬਿਭਾਸ ਮਤੀ ਰਾਣੀ ਨੇ) ਇਕ ਦਿਨ ਪ੍ਰੀਤੀ ਭੋਜਨ _ਕੀਤਾ। _ਸਾਰੀਆਂ ਰਾਣੀਆਂ 
ਨੂੰ `ਨਿਉਤਾ ਭੇਜ ਦਿੱਤਾ। _ਸਭ ਨੂੰ ਵਿਸ਼ ਮਿਲਿਆ ਭੋਜਨ _ਖਵਾ ਦਿੱਤਾ ਅਤੇ ਸਾਰੀਆਂ ਨੂੰ 
ਜਮਲੋਕ ਭੇਜ ਦਿੱਤਾ।੬। 

(ਜਦ) ਵਿਸ਼ ਨੂੰ ਖਾ ਕੇ ਸਾਰੀਆਂ ਸੌਂਕਣਾਂ ਮਰ ਗਈਆਂ, ਤਦ _ਬਿਭਾਸ ਮਤੀ ਰੋਣ ਲਗ 
ਗਈ ਕਿ ਮੈਂ ਵੱਡਾ ਪਾਪ-ਕਰਮ ਕੀਤਾ ਹੈ। ਲੂਣ ਦੇ ਭੁਲੇਖੇ ਇਨ੍ਹਾਂ ਨੂੰ _ਵਿਸ਼ ਖਵਾ ਦਿੱਤੀ 
ਹੈ।੭। 

ਹੁਣ ਮੈਂ ਹਿਮਾਲਾ ਪਰਬਤ ਵਿਚ ਜਾ ਕੇ ਗਲ ਜਾਵਾਂਗੀ, ਜਾਂ _ਮੈਂ ਔਗ _ਵਿਚ ਸੜ 
ਮਰਾਂਗੀ। _ਉਸ ਨੂੰ ਹਜ਼ਾਰਾਂ ਸਹੇਲੀਆਂ ਰੋਕ _ਹਟੀਆਂ, ਪਰ (ਉਸ ਨੇ) ਉਨ੍ਹਾਂ ਦੀ ਗੱਲ ਨੂੰ ਨ 
ਮੰਨਿਆ।੮। 

(ਉਸ ਨੇ) ਉਹੀ ਬੈਰਾਗੀ ਨਾਲ ਲੈ ਲਿਆ ਜਿਸ ਨਾਲ ਉਸ ਨੇ ਕਾਮ ਭੋਗ ਕੀਤਾ ਸੀ। 
ਲੋਕੀਂ ਸੋਚਦੇ ਕਿ ਇਸਤਰੀ _(ਹਿਮਾਲਾ ਪਰਬਤ ਉਤੇ) ਗਲਣ ਗਈ ਹੈ। ਕਿਸੇ ਨੇ ਵੀ 
(ਅਸਲੀ) ਗੱਲ ਨਹੀਂ _ਸਮਝੀ।੯। 

ਮੂਰਖ _ਰਾਜਾ ਮੂੰਹ _ਔਂਡੀ ਰਹਿ _ਗਿਆ ਅਤੇ ਉਸ (ਇਸਤਰੀ) ਨੂੰ ਕੁਝ _ਵੀ ਮਾੜਾ 
ਚੰਗਾ ਨ _ਕਿਹਾ। ਇਸਤਰੀ ਯਾਰ _ਨਾਲ _ਚਲੀ ਗਈ। ਭੇਦ ਦੀ ਗੱਲ ਕਿਸੇ ਨੇ ਵੀ ਨ 
ਸਮਝੀ।੧0। 

ਇਸਤਰੀਆਂ ਦਾ ਚਰਿਤ੍ਰ ਤਾਂ ਵਿਧਾਤਾ ਵੀ ਨਹੀਂ ਸਮਝਦਾ। ਮਹਾ ਰੁਦੂ ਵੀ ਕੁਝ ਨਹੀਂ 
ਜਾਣਦਾ। ਇਨ੍ਹਾਂ ਦੀ ਗੌਲ ਇਕ ਨੇ ਹੀ ਸਮਝੀ ਹੈ? ਜਿਸ ਜਗਦੀਸ਼ ਨੇ ਇਸਤਰੀ ਦੀ 
ਸਿਰਜਨਾ ਕੀਤੀ _ਹੈ।੧੧। 

/ਏਥੇਂ ਸੰ ਗੰਰੇਤੁੰਪ/ਮਿਆਨ ਦੇ ਤੁ ਗਰੇੜ ਦੇ ਮੰਤ ਭੂਪ ਸੰਭਾਦ ਦੇ =ੜ੮ਵੇ' ਗਾਰੇਤੂਹ ਦੀ ਸਮ੫ਤ£ 

ਭਾ ਯ੍ਭ ਹੈ/ _=੩੮/ ੪੬੩੨੯/ ਚਲਟਾ/ 


੪੫੮ ਸੀ _ਦਸਮ-ਗ੍ੂੰਥ _ਸਾਹਿਬ 


ਚੱਪਣਾ 
ਸੁਨਿਯਤ ਇਕ _ਨਗਰੀ _ਉਜਿਯਾਰੀ। _ਬਿਸੁਕਰਮਾ _ਨਿਜੁ _ਹਾਥ _ਸਵਾਰੀ। 
ਨਾਮੁ ਅਲੂਰਾ ਤਾ ਕੋ _ਸੋਹੈ। ਤੀਨੋ ਲੋਕ ਰਚਿਤ ਤਿਨ ਮੋਹੈ। ੧। 


ਭੂਪ _ਭਦੂ ਤਿਹ ਗੜ ਕੋ _ਰਾਜਾ। ਰਾਜ ਪਾਟ ਤਾਹੀ ਕਹ _ਛਾਜਾ। 
ਰਤਨ ਮਤੀ ਤਿਹ ਨ੍ਰਿਪ ਕੀ _ਰਾਨੀ। ਅਧਿਕ ਕੁਰੂਪ ਜਗਤ ਮਹਿ _ਜਾਨੀ। ੨। 


ਤਾ ਕੇ ਨਿਕਟ ਨ ਰਾਜਾ ਜਾਵੈ। ਨਿਰਖਿ ਨਾਰਿ ਕੋ ਰੂਪ ਡਰਾਵੈ। 
ਅਵਰ ਰਾਨਿਯਨ ਕੇ ਘਰ ਰਹੈ। ਤਾ ਸੋ ਬੈਨ ਨ ਬੋਲਾ ਚਹੈ। ੩। 


ਯਹ ਦੁਖ ਅਧਿਕ ਨਾਰਿ ਕੇ ਮਨੈ। ਚਾਹਤ ਪ੍ਰੀਤਿ ਨ੍ਰਿਪਤਿ ਸੌ ਬਨੈ। 
ਏਕ ਜਤਨ ਤਬ _ਕਿਯਾ _ਪਿਆਰੀ। ਸੁਨਹੁ ਕਹਤ ਹੋ ਕਥਾ _ਬਿਚਾਰੀ। ੪। 


ਪੂਜਾ ਕਰਤ _ਲਖਿਯੋ ਜਬ _ਰਾਜਾ। ਤਬ _ਤਨ ਸਜਾ ਸਕਲ ਤ੍ਰਿਯ _ਸਾਜਾ। 
ਮਹਾ ਰੁਦੂ ਕੋ ਭੇਸ ਬਨਾਇ। ਅਪਨੈ ਅੰਗ _ਬਿਕੂਤਿ ਚੜਾਇ। _੫। 
ਕਰਤ ਹੁਤੋਂ ਰਾਜਾ ਜਪੁ _ਜਹਾ। ਸਿਵ ਬਨਿ ਆਨਿ ਠਾਢਿ ਭੀ ਤਹਾ। 


ਜਬ ਰਾਜੈ ਤਿਹ ਰੂਪ ਨਿਹਰਾ। ਮਨ ਕਮ ਈਸ ਜਾਨਿ ਪਗ ਪਰਾ। ੬। 


ਸੁਫਲ _ਭਯੋ ਅਬ _ਜਨਮ _ਹਮਾਰਾ। _ਮਹਾਦੇਵ ਕੋ ਦਰਸ _ਨਿਹਾਰਾ। 
ਕਹਿਯੋ ਕਰੀ ਮੈ ਬਡੀ ਕਮਾਈ। ਜਾਤੇ ਦੀਨੀ ਰੁਦੂ ਦਿਖਾਈ। ੭। 


ਬਚੈਬੂਹ ਤਿਹ ਕਹਾ ਨਾਰਿ _ਤਬ। ਜੋ ਜੜ ਰੁਦੂ ਲਖਿਯੋ ਜਾਨਾ ਜਬ। 
ਤੈ ਮੁਰਿ ਕਰੀ ਸੇਵ ਭਾਖਾ ਅਤਿ। ਤਬ ਤਹਿ ਦਰਸੁ ਦਿਯੋ ਮੈ ਸੁਭ ਮਤਿ। ੮। 


ਸੁਨਿ ਬਚ ਨਾਰਿ ਰਾਇ ਹਰਖਾਨਾ। ਭੇਦ ਅਭੇਦ ਜੜ ਕਛੂ ਨ ਜਾਨਾ। 
ਤ੍ਰਿਯ ਕੇ ਚਰਨ ਰਹਾ ਲਪਟਾਈ। ਨਾਰਿ ਚਰਿਤ ਕੀ ਬਾਤ ਨ ਪਾਈ। ੯। 


ਤਬ ਐਸਾ ਤ੍ਰਿਯ _ਕਿਯਾ _ਉਚਾਰਾ। ਸੁਨਹੁ _ਬਾਤ ਤੁਮ ਰਾਜ ਕੁਮਾਰਾ। 
ਰਤਨ ਮਤੀ ਤੁਮਰੀ ਜੋ __ਰਾਨੀ। ਯਹ _ਮੁਰਿ ਅਤਿ ਸੇਵਕੀ ਪੁਮਾਨੀ। ੧0। 
ਜੌ ਯਾ ਸੌ ਤੁਮ ਕਰਹੁ ਪ੍ਯਾਰਾ। ਹੂ ਹੈ ਤੁਮਰੋ ਤਬੈ ਉਧਾਰਾ। 

ਸਤ੍ਰ _ਹੋਇਗੋ ਨਾਸ ਤਿਹਾਰੋ। _ਤਬ ਜਾਨੋ ਤੂ ਭਗਤ _ਹਮਾਰੋ। _੧੧। 

ਯੌ ਕਹਿ ਲੋਕੰਜਨ ਦ੍ਰਿਗ ਡਾਰੀ। ਭੇਦ ਭਈ ਲੋਪ ਨਹਿ ਜਾਇ ਨਿਹਾਰੀ। 
ਮੂੜ ਰਾਵ ਤਿਹ ਰੁਦ੍ਰ ਪ੍ਰਮਾਨਾ। ਭੇਦ ਅਭੇਦ ਕਛੁ ਪਸੂ ਨ ਜਾਨਾ। ੧੨। 


ਚਰਿਤ੍ਰ ਪਾਖਿਆਨ ੪੫੯ 


ਜੱਪਣਾ 

ਇਕ ਬਹੁਤ ਸੁੰਦਰ ਨਗਰੀ ਸੁਣੀਂਦੀ ਸੀ ਜਿਸ ਨੂੰ ਵਿਸ੍ੂਕਰਮਾ ਨੇ ਆਪਣੇ ਹੱਥਾਂ ਨਾਲ 
ਸਵਾਰਿਆ ਸੀ। ਉਸ ਦਾ ਨਾਂ ਅਲੂਰਾ (ਅਲੋਰਾ) _ਸੀ। _ਉਹ _(ਵਿਧਾਤਾ ਦੁਆਰਾ) _ਰਚੇ _ਹੋਏ 
ਤਿੰਨਾਂ ਲੋਕਾਂ ਨੂੰ _ਮੋਂਹਦੀ _ਸੀ।੧। 

ਭੂਪ _ਭਦੂ ਉਸ ਗੜ੍ਹ ਦਾ ਰਾਜਾ ਸੀ। (ਉਸ ਨਗਰੀ ਦਾ) ਰਾਜ-ਪਾਟ ਉਸੇ ਨੂੰ _ਸ਼ੋਭਦਾ 
ਸੀ। ਰਤਨ _ਮਤੀ ਉਸ ਰਾਜੇ ਦੀ ਪਤਨੀ ਸੀ, ਜੋ ਸਾਰੇ ਸੰਸਾਰ ਵਿਚ _ਬਹੁਤ _ਕੁਰੂਪ ਸਮਝੀ 
ਜਾਂਦੀ ਸੀ।੨। 


ਰਾਜਾ ਉਸ ਪਾਸ ਨਹੀਂ ਜਾਂਦਾ ਸੀ। ਰਾਣੀ ਦਾ ਰੂਪ ਵੇਖ ਕੇ ਡਰਦਾ ਸੀ। ਉਹ ਹੋਰਨਾਂ 
ਰਾਣੀਆਂ ਦੇ ਘਰ ਰਹਿੰਦਾ ਸੀ। ਉਸ ਨਾਲ _ਗੌਲ ਕਰਨੀ _ਵੀ ਨਹੀਂ ਚਾਹੁੰਦਾ ਸੀ।੩। 


ਇਸ ਦਾ ਰਾਣੀ ਦੇ ਮਨ ਵਿਚ (ਬਹੁਤ) ਦੁਖ ਸੀ। (ਉਹ) ਚਾਹੁੰਦੀ ਸੀ ਕਿ ਰਾਜੇ ਨਾਲ 
ਪ੍ਰੇਮ ਸੰਬੰਧ ਬਣ _ਜਾਏ। ਤਦ (ਉਸ) ਪਿਆਰੀ ਨੇ ਇਕ ਯਤਨ _ਕੀਤਾ। (ਉਸ ਨੂੰ) ਸੁਣੋ! ਮੈਂ 
ਵਿਚਾਰ ਪੂਰਵਕ ਕਥਾ ਕਹਿੰਦਾ ਹਾਂ।੪। 

ਜਦ ਉਸ ਨੇ ਰਾਜੇ ਨੂੰ ਪੂਜਾ ਕਰਦਿਆਂ ਵੇਖਿਆ, ਤਦ ਉਸ ਇਸਤਰੀ ਨੇ ਸ਼ਰੀਰ ਨੂੰ 
ਚੰਗੀ ਤਰ੍ਹਾਂ _ਨਾਲ ਸਜਾ _ਲਿਆ। (ਉਸ ਨੇ) ਮਹਾ ਰੁਦੂ ਦਾ ਭੇਸ ਬਣਾਇਆ ਅਤੇ ਆਪਣੇ 
ਅੰਗਾਂ _ਉਤੇ _ਬਿਭੂਤੀ (ਸੁਆਹ) ਮਲ _ਲਈ।੫। 

ਰਾਜਾ ਜਿਥੇ ਜਪ ਕਰ ਰਿਹਾ ਸੀ, ਉਥੇ (ਉਹ) ਸ਼ਿਵ ਬਣ ਕੇ ਆ ਖੜੋਤੀ। ਜਦ ਰਾਜੇ 
ਨੇ ਉਸ ਦਾ ਰੂਪ ਵੇਖਿਆ, ਤਾਂ ਮਨ, (ਬਚ), ਕਰਮ ਕਰ ਕੇ ਉਸ ਨੂੰ ਸ਼ਿਵ ਸਮਝ ਕੇ ਪੈਰਾਂ 
ਉਤੇ ਡਿਗ ਪਿਆ।੬। 

(ਰਾਜਾ ਕਹਿਣ ਲਗਾ--) ਹੁਣ ਮੇਰਾ ਜਨਮ _ਸਫਲ ਹੋ ਗਿਆ ਹੈ (ਕਿਉਂਕਿ ਮੈਂ) 
ਮਹਾਦੇਵ ਦੇ ਦਰਸ਼ਨ ਕਰ ਲਏ _ਹਨ। ਕਹਿਣ ਲਗਾ ਕਿ ਮੈਂ ਬਹੁਤ ਵੱਡੀ ਕਮਾਈ ਕੀਤੀ ਹੈ 
ਜਿਸ ਕਰ ਕੇ ਰੁਦੂ ਨੇ ਮੈਨੂੰ ਦਰਸ਼ਨ ਦਿੱਤੇ ਹਨ।੭। 

ਜਦ ਉਸ ਮੂਰਖ (ਰਾਜੇ) ਨੇ (ਉਸ ਇਸਤਰੀ ਨੂੰ) ਰੁਦੂ ਸਮਝ ਲਿਆ ਤਾਂ ਇਸਤਰੀ ਨੇ 
ਉਸ ਨੂੰ ਕਿਹਾ--ਵਰ ਮੰਗੋ ('ਬਰੰਬੂਹ”)। (ਉਸ ਨੇ) _ਕਿਹਾ--ਹੇ ਸ਼ੁਭ ਮਤ ਵਾਲੇ! ਤੂੰ ਮੇਰੀ 
ਬਹੁਤ ਸੇਵਾ ਕੀਤੀ ਹੈ, ਤਦ ਹੀ ਮੈਂ ਤੈਨੂੰ ਦਰਸ਼ਨ ਦਿੱਤੇ ਹਨ।੮। 
ਇਸਤਰੀ ਦੇ ਬਚਨ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ। ਮੂਰਖ ਨੇ _ਭੇਦ ਅਭੇਦ 
ਨ _ਸਮਝਿਆ। ਇਸਤਰੀ ਦੇ ਚਰਨਾਂ ਨਾਲ _ਲਿਪਟਿਆ ਰਿਹਾ ਅਤੇ ਨਾਰੀ ਚਰਿਤੂ _ਦੀ 
ਨੂੰ ਨ _ਸਮਝਿਆ।੯। 
ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ -- ਹੇ ਰਾਜ ਕੁਮਾਰ! ਤੁਸੀਂ (ਮੇਰੀ) ਗੱਲ ਸੁਣੋ। 
ਜੋ ਰਾਣੀ ਰਤਨ ਮਤੀ ਹੈ, _ਉਸ ਨੂੰ ਮੇਰੀ ਬਹੁਤ _ਪੌਕੀ _ਸੇਵਿਕਾ _ਸਮਝੋ।੧0। 


ਜੇ ਤੁਸੀਂ ਉਸ ਨਾਲ ਪ੍ਰੇਮ ਕਰੋਂਗੇ, _ਤਦ ਹੀ ਤੁਹਾਡਾ _ਉੱਧਾਰ _ਹੋਵੇਗਾ। ਤੁਹਾਡੇ ਵੈਰੀ 
ਨਸ਼ਟ _ਹੋਣਗੇ। _ਤਦ _(ਮੈਂ) _ਸਮਝਾਂਗਾ ਕਿ _ਤੂੰ ਮੇਰਾ _ਭਗਤ _ਹੈਂ।੧੧। 


ਇਹ ਕਹਿ ਕੇ (ਉਸ ਨੇ) ਲੋਕੰਜਨ (ਸੁਰਮਾ) ਅਖਾਂ ਵਿਚ ਪਾਇਆ। ਉਹ ਭੇਦ ਭਰੇ 


ਰੈ 


ਢੰਗ _ਨਾਲ ਅਲੋਪ ਹੋ ਗਈ ਅਤੇ ਵੇਖੀ ਨ ਜਾ ਸਕੀ। ਮੂਰਖ ਰਾਜੇ ਨੇ _ਉਸ 
ਨੂੰ ਮੂਰਖ ਨੇ _ਕੁਝ _ਨ _ਜਾਣਿਆ।੧੨। 


੪੬0 


ਸੀ _ਦਸਮ-ਗ੍ੂੰਥ _ਸਾਹਿਬ 


ਤਬ ਤੇ ਤਾ ਸੌ ਕੀਆ ਪ੍ਯਾਰਾ। ਤਜਿ ਕਰਿ ਸਕਲ ਸੁੰਦਰੀ ਨਾਰਾ। 
ਇਹ ਛਲ _ਛਲਾ _ਚੰਚਲਾ _ਰਾਜਾ। _ਆਲੂਰੇ _ਗੜ __ਕੋ_ਸਿਰਤਾਜਾ। _੧੩। _੧। 


/ਏੱਤਾ ਨੀ ਗਾਹ ਪਖ੍ਹਯਾਨੇ ,ਰ੍‌ਯਾ ਲਾਠੇੜ੍ਹ ਨਹੀਂ ਭੂਪ ਸੰਝਾਦੇ ਤਨ ਸੋਂ ਇਨਤਾਲੀਸ ਲਾਰੇਤੂ_ ਸਨਆਯਤਮ 


ਡਾ ਨਭ# ਸ੍ਤ/ =੩੯੭ ੪੬੩੪੨/ ਆਫਲੰ/ 


ਚੱਪਲਾਂ 
ਮਥੁਰਾ ਨਾਮ _ਹਮਾਰੇ ਰਹੈ। ਜਗ ਤਿਹ ਤ੍ਰਿਯਹਿ ਗੁਲਾਬੇ ਕਹੈ। 
ਰਾਮ ਦਾਸ ਨਾਮਾ ਤਹ _ਆਯੋ। _ਨਿਰਖਿ ਨਾਰਿ ਤਿਹ ਮਦਨ _ਸਤਾਯੋ। _੧। 


ਬਹੁਤ ਬਰਿਸ ਤਾ ਸੌ ਵਹੁ ਰਹਾ। ਪੁਨਿ ਐਸੇ ਤਿਹ ਤ੍ਰਿਯ ਸੌ _ਕਹਾ। 
ਆਉ ਹੋਹਿ ਹਮਰੀ ਤੈ ਨਾਰੀ। ਕਸਿ ਦੈ ਹੈ ਤੁਹਿ ਯਹ ਮੁਰਦਾਰੀ। ੨। 


ਭਲੀ ਭਲੀ ਅਬਲਾ _ਤਿਨ _ਭਾਖੀ। ਚਿਤ ਮਹਿ ਰਾਖਿ ਨ ਕਾਹੂ _ਆਖੀ। 
ਜਬ _ਮਥੁਰਾ ਆਯੋ ਤਿਹ _ਧਾਮਾ। ਤਬ ਅਸਿ _ਬਚਨ _ਬਖਾਨ੍ਯੋ _ਬਾਮਾ। _੩। 


ਹਰੀ ਚੰਦ ਰਾਜਾ ਜਗ ਭਯੋ। ਅੰਤ ਕਾਲ ਸੋ_ਭੀ ਮਰਿ ਗਜਯੋ। 
ਮਾਨਧਾਤ ਪਭ ਭੂਪ _ਬਢਾਯੋ। _ਅੰਤ _ਕਾਲ ਸੋਊ ਕਾਲ _ਖਪਾਯੋ। _੪। 


ਜੋ ਨਰ ਨਾਰਿ ਭਯੋ _ਸੋ_ਮਰਾ। ਯਾ ਜਗ ਮਹਿ ਕੋਊ ਨ ਉਬਰਾ। 
ਇਹ ਜਗ ਥਿਰ ਏਕੈ ਕਰਤਾਰਾ। ਔਰ ਮ੍ਰਿਤਕ ਇਹ ਸਗਲ _ਸੰਸਾਰਾ। ੫। 


ਯਹ ਉਪਦੇਸ ਸੁਨਤ ਜੜ _ਢਰਿਯੋ। ਬਹੁਰਿ ਨਾਰਿ ਸੋ ਬਚਨ _ਉਚਰਿਯੋ। 
ਜੋ ਉਪਜੈ ਜਿਯ ਭਲੀ ਤਿਹਾਰੈ। ਵਹੈ ਕਾਮ ਮੈ ਕਰੋ ਸਵਾਰੈ। ੭। 


/ਤ੍‌ਯ ਕਾਲ 
ਫਟਾ ਬਸਤ੍ਰ ਜਾ ਕਾ _ਲਖਿ ਲੀਜੈ। ਬਸਤ੍ਰ ਨਵੀਨ ਤੁਰਤ ਤਿਹ ਦੀਜੈ। 
ਜਾ ਕੈ ਘਰਿ ਮਹਿ ਹੋਇ ਨ ਦਾਰਾ। ਤਾ ਕਹ ਦੀਜੈ ਅਪਨੀ ਨਾਰਾ। ੮। 


ਰਾਮ ਦਾਸ ਤਬ ਤਾਹਿ ਨਿਹਾਰਿਯੋ। _ਧਨ _ਬਿਹੀਨ ਬਿਨੁ _ਨਾਰਿ _ਬਿਚਾਰਿਯੋ। 
ਧਨ ਹੂੰ ਦੀਯਾ ਨਾਰਿ ਹੂੰ ਦੀਨੀ। ਭਲੀ ਬੁਰੀ ਜੜ ਕਛੂ ਨ ਚੀਨੀ। ੯। 


ਚਰਿਤ੍ਰ ਪਾਖਿਆਨ ੪੬੧ 


ਤਦ ਤੋਂ ਉਸ ਨਾਲ (ਰਾਜੇ ਨੇ) ਹੋਰ ਸਾਰੀਆਂ ਸੁੰਦਰ ਰਾਣੀਆਂ ਨੂੰ ਤਿਆਗ ਕੇ 
ਪਿਆਰ _ਕਰਨਾ ਸ਼ੁਰੂ _ਕੀਤਾ। ਇਸ _ਛਲ ਨਾਲ ਚੰਚਲਾ ਨੇ ਰਾਜੇ ਨੂੰ ਛਲ ਲਿਆ ਜੋ ਆਲੂਰ 
ਗੜ੍ਹ _ਦਾ ਸੁਆਮੀ _ਸੀ।੧੩। 
/ਏਥੇਂ ਸੰ ਗੰਰੇਤੁੰਪ/ਮਿਆਨ ਦੇ ਤੁ ਗਾਰੇੜ ਦੇ ਮੰਤ ਭੂਪ ਸੰਕਾਦ ਦੇ ==€ਵੇ' ਗੰਰੇਤੂ ਦੀ ਸਮਧਤ£ 
ਭਾ ਲਭ _ਹੰ/ =੩=੯/ ੬੩੪੨/ ਚਲਟਾ/ 


ਚੱਪਣਾ 

ਮਥੁਰਾ ਨਾਂ ਦਾ (ਇਕ ਵਿਅਕਤੀ) ਸਾਡੇ ਰਹਿੰਦਾ ਸੀ। ਜਗਤ ਉਸ ਦੀ ਇਸਤਰੀ 
ਗੁਲਾਬੋ ਕਹਿੰਦਾ ਸੀ। ਉਥੇ ਰਾਮ ਦਾਸ ਨਾਂ ਦਾ ਵਿਅਕਤੀ ਆਇਆ। (ਉਸ) ਇਸਤਰੀ 
ਵੇਖ ਕੇ ਉਸ ਨੂੰ ਕਾਮ ਨੇ ਪਰੇਸ਼ਾਨ _ਕੀਤਾ।੧। 
ਕਿਹਾ--। ਆ ਅਤੇ (ਹੁਣ) ਤ? ਮੇਰੀ ਇਸਤਰੀ ਬਣ ਜਾ। ਇਹ (ਮਥੁਰਾ) ਮੁਰਦਾਰ ਤੈਨੂੰ ਕੀ 
ਦਿੰਦਾ ਹੈ।੨। 

ਇਸਤਰੀ ਨੇ _ਉਸ ਨੂੰ ਭਲੀ ਭਲੀ” ਕਿਹਾ ਅਤੇ (ਇਹ ਗੱਲ) ਆਪਣੇ ਚਿਤ _ਵਿਚ 
ਰਖੀ, ਕਿਸੇ ਨੂੰ ਨ ਦਸੀ। ਜਦ ਮਥੁਰਾ ਉਸ ਦੇ ਘਰ ਆਇਆ ਤਦ ਇਸਤਰੀ ਨੇ ਇਸ ਤਰ੍ਹਾਂ 
ਗੱਲ _ਕੀਤੀ।੩। 

ਜਗਤ ਵਿਚ ਰਾਜਾ _ਹਰੀ ਚੰਦ ਹੋਇਆ _ਸੀ। ਅੰਤ ਸਮੇਂ ਉਹ ਵੀ ਮਰ _ਗਿਆ। 
ਮਾਨਧਾਤਾ ਨਾਂ ਦਾ ਇਕ ਵੱਡਾ ਰਾਜਾ ਹੋਇਆ ਸੀ। ਉਸ ਨੂੰ ਵੀ ਅੰਤ ਵਿਚ ਕਾਲ ਨੇ ਖਪਾ 
ਦਿੱਤਾ।੪। 

(ਇਸ ਸੰਸਾਰ ਵਿਚ) ਜੋ ਇਸਤਰੀ ਪੁਰਸ਼ ਪੈਦਾ ਹੋਇਆ ਹੈ, ਉਹ ਮਰ ਗਿਆ ਹੈ। 
ਇਸ ਜਗਤ ਵਿਚ ਕੋਈ ਵੀ ਬਚਿਆ ਨਹੀਂ ਹੈ। ਇਸ ਜਗਤ ਵਿਚ ਇਕ _ਕਰਤਾਰ ਹੀ 
ਸਥਾਈ ਹੈ ਅਤੇ ਹੋਰ ਸਾਰਾ ਸੰਸਾਰ ਨਾਸ਼ਮਾਨ ਹੈ।੫। 


02੧੨ ॥੨੧੨ 


ਦੰਹਰਾ 

ਇਸ ਸੰਸਾਰ ਵਿਚ ਉਹੀ _ਜੀਉਂਦਾ ਰਹਿੰਦਾ ਹੈ (ਭਾਵ ਅਮਰ ਹੈ) ਜਿਸ ਨੇ ਪੁੰਨ 
ਦਾਨ ਕੀਤਾ ਹੈ। ਜਿਸ ਨੇ ਸਿੱਖਾਂ (ਸੇਵਕਾਂ) ਦੀ ਸੇਵਾ ਕੀਤੀ ਹੈ (ਉਸ ਨੇ) ਜੋ ਮੌਗਿਆ ਹੈ, 
ਉਹੀ ਦਿੱਤਾ ਹੈ।੬। 
ਚੱਪਣਾ 

ਇਹ ਉਪਦੇਸ਼ ਸੁਣ ਕੇ ਮੂਰਖ ਮਥੁਰਾ ਢਲ _ਗਿਆ ਅਤੇ ਫਿਰ ਇਸਤਰੀ ਪ੍ਰਤਿ ਕਹਿਣ 
ਲਗਾ। ਜੋ _ਤੇਰੇ ਮਨ ਵਿਚ ਆਇਆ ਹੈ, ਉਹ ਠੀਕ ਹੈ। ਉਹੀ ਕੰਮ ਮੈਂ ਚੰਗੀ ਤਰ੍ਹਾਂ _ਨਾਲ 
ਕਰਾਂਗਾ।੭। 
/ਏਸ਼ਤਗਾ ਨੇ _/ਕਹਾ-- 

ਜੇ ਕਿਸੇ ਦਾ ਫਟਿਆ ਹੋਇਆ ਬਸਤ੍ਰ ਵੇਖੋ, ਉਸ ਨੂੰ ਤੁਰਤ ਨਵੇਂ ਬਸਤ੍ਰ ਦੇ _ਦਿਓ। 
ਜਿਸ ਦੇ ਘਰ ਵਿਚ ਇਸਤਰੀ ਨ ਹੋਵੇ, ਉਸ ਨੂੰ ਆਪਣੀ ਇਸਤਰੀ ਦੇ ਦਿਓ।੮। 

ਰਾਮ ਦਾਸ ਨੇ ਤਦ ਉਸ ਵਲ ਵੇਖਿਆ। (ਉਹ) ਧਨ ਤੋਂ ਸਖਣਾ ਅਤੇ ਇਸਤਰੀ ਤੋਂ 
ਬਿਨਾ ਸੀ। (ਉਸ ਨੂੰ ਮਥੁਰਾ ਨੇ) ਧਨ ਵੀ ਦੇ ਦਿੱਤਾ ਅਤੇ ਇਸਤਰੀ ਵੀ ਦੇ ਦਿੱਤੀ। ਉਸ 
ਮੂਰਖ ਨੇ ਮਾੜੀ ਚੰਗੀ ਕੋਈ ਗੱਲ ਨਹੀਂ _ਸੋਚੀ।੯। 


੪੬੨ 


ਸੀ _ਦਸਮ-ਗ੍ੂੰਥ _ਸਾਹਿਬ 


ਇਹ ਛਲ ਗਈ ਜਾਰ ਕੇ ਨਾਰਾ। ਬਸਤ੍ਰ ਦਰਬ ਲੈ ਸਾਥ _ਅਪਾਰਾ। 


ਇਹ ਆਪਨ ਅਤਿ ਸਾਧ _ਪਛਾਨਾ। ਭਲੀ ਬੁਰੀ ਕਾ ਭੇਵ ਨ ਜਾਨਾ। ੧0। ੧। 


/ਏੰਤਾ ਨੰ ਲਾਰਤ੍ਹ ਪਖੂਯਾਨੇ ਕਯਾ ਲਾਹੇੜ੍ਹੇ ਮੰਤ ਭੂਪ ਸੰਭਾਦੇ ਤੀਨ ਸੋਂ ਦਾਲਨ ਗਨ ਸਆਖਤਮਆ 


ਡਾ ਨਨ ਡੁ/_=86/ ੬੩੫੨੪ ਆਫਲੰ/ 


ਚੱਪਾਣ 
ਸੁਕ੍ਰਿਤਾਵਤੀ ਨਗਰ _ਇਕ _ਸੁਨਾ। _ਸੁਕ੍ਰਿਤ ਸੈਨ ਰਾਜਾ ਬਹੁ _ਗੁਨਾ। 
ਸੁਭ ਲਛਨਿ ਦੇ ਨਾਰਿ ਬਿਰਾਜੈ। ਚੰਦੂ ਸੂਰ ਕੀ _ਲਖਿ ਦੁਤਿ ਲਾਜੈ। ੧। 


ਸੀ _ਅਪਛਰਾ ਦੇਇ ਸੁ _ਬਾਲਾ। ਮਾਨਹੁ ਸਕਲ _ਰਾਗ _ਕੀ _ਮਾਲਾ। 


ਚ 


ਕਹੀ ਨ ਜਾਤ ਤਵਨ ਕੀ ਸੋਭਾ। ਇੰਦੂ ਚੰਦੂ ਜਸ ਰਵਿ ਲਖਿ ਲੋਭਾ। ੨। 


ਤਹ ਇਕ ਆਇ ਗਯੋ _ਸੌਦਾਗਰ। ਪੂਤ ਸਾਥ _ਤਿਹ ਜਾਨੁ _ਪੁਭਾਕਰ। 
ਰਾਜ ਸੁਤਾ ਤਿਹ ਊਪਰ _ਅਟਕੀ। _ਚਟਪਟ ਲਾਜ ਲੋਕ ਕੀ ਸਟਕੀ। ੩। 


ਚਤੁਰਿ ਜਾਨਿ ਤਹ ਸਖੀ ਪਠਾਈ। ਜ੍ਯੋ_ਤ੍ਰਯੋ ਤਹਾ ਤਾਹਿ ਲੈ ਆਈ। 
ਰਾਜ ਸੁਤਾ ਤਾ ਸੋ ਰਤਿ ਮਾਨੀ। ਕੇਲ ਕਰਤ ਸਭ ਰਾਤਿ ਬਿਹਾਨੀ। ੪। 


ਬਾਢਾ _ਬਿਰਹ ਦੁਹਨ ਕੋ _ਐਸਾ। ਹਮ ਤੇ ਭਾਖਿ ਨ ਜਾਈ ਕੈਸਾ। 
ਏਕ ਛੋਰਿ ਇਕ ਅਨਤ ਨ ਜਾਵੈ। ਪਲਕ ਓਟ ਜੁਗ ਕੋਟਿ ਬਿਹਾਵੈ। ੫। 


ਕਾਮ ਭੋਗ ਕਰਿ _ਬਦਾ ਸੈਕੇਤਾ। ਲਾਗਿਯੋ ਸਾਹ ਪੁਤ੍ਰ ਸੋ ਹੇਤਾ। 
ਮੁਹਿ ਅਪਨੇ ਲੈ ਸੰਗ _ਸਿਧਾਰੋ। ਤਬ ਜਾਨੋ ਤੈ ਯਾਰ ਹਮਾਰੋ। ੬। 


ਤਾ ਸੌ ਰਤਿ ਕਰਿ ਧਾਮ ਸਿਧਾਯੋ। ਕੀਯਾ ਜਤਨ ਜੋ ਹਿਤੂ ਸਿਖਾਯੋ। 
ਬਸਤ੍ਰ _ਬਹੁਤ ਬਹੁ _ਮੋਲ ਪਠਾਏ। ਪ੍ਰਥਮ ਨ੍ਰਿਪਤਿ ਕਹ ਸਕਲ _ਦਿਖਾਏ। _੭। 


ਪੁਨਿ _ਰਨਿਵਾਸਹਿ _ਪਠੈ _ਬਨਾਏ। ਰਾਜ _ਸੁਤਹਿ ਅਸ ਗਯੋ _ਜਤਾਏ। 
ਜੋ ਪਸੰਦ ਇਨ ਮੈ ਤੇ ਕੀਜੈ। ਸੋ ਦੇ ਬਸਤ੍ਰ ਮੋਲਿ ਮੁਰਿ ਲੀਜੈ। ੮। 
੭%#ਤੜਾਲ 


ਰਾਨੀ _ਮਾਲੂ _ਦਿਖਾਇ ਬਹੁਰਿ ਲੈ ਕੁਅਰਿ ਦਿਖਾਯੋ। 
ਲਪਟਿ _ਤਰੁਨਿ ਤਿਹ ਮਾਹਿ ਆਪਨੋ ਅੰਗ ਦੁਰਾਯੋ। 


ਚਰਿਤ੍ਰ ਪਾਖਿਆਨ ੪੬੩ 


ਛਲ ਨਾਲ (ਉਹ) ਇਸਤਰੀ ਯਾਰ _ਨਾਲ _ਚਲੀ _ਗਈ। _(ਆਪਣੇ) ਨਾਲ _ਬਹੁਤ 
ਸਾਰੇ ਤੁ ਅਤੇ ਧਨ ਲੈ ਗਈ। ਇਸ (ਭਾਵ-- ਮਥੁਰਾ ਨੇ) ਆਪਣੇ ਆਪ ਨੂੰ ਵੱਡਾ ਸਾਧ 
ਸਮਝਿਆ ਅਤੇ ਭਲੇ ਬੁਰੇ _ਦਾ ਭੇਦ ਨ ਸਮਝਿਆ।੧0। 
/ਏਥੇਂ ਗੰ ਗੰਰੇਤੁੰਪ/ਮਆਨ ਦੇ ਤੁਆ ਗੰਰੇੜ ਦੇ ਮੰਤ ਭੂਪ ਸੰਭਾਦ ਦੇ ੩#0ਵੇ' ਗਰੇਤ ਦੀ ਸਪਤ 
ਭਾ ਲਭ _ਹੈ/ _280/ ੪੩੫੨੪ ਚਲਦਾ? 


ਚੱਪਾਣ 

ਸੁਕ੍ਰਿਤਾਵਤੀ ਨਾਂ ਦਾ ਇਕ _ਨਗਰ _ ਸੁਣੀਂਦਾ ਸੀ। (ਜਿਥੋਂ ਦਾ) ਸੁਕ੍ਰਿਤ ਸੈਨ ਨਾਂ ਦਾ 
ਬਹੁਤ _ਗੁਣਵਾਨ ਰਾਜਾ _ਸੀ। _ਉਸ ਦੇ (ਘਰ) ਸੁਭ _ਲਛਨਿ _ਦੇ (ਦੇਈ) ਇਸਤਰੀ ਰਹਿੰਦੀ 
ਸੀ। (ਉਸ ਨੂੰ) ਵੇਖ ਕੇ ਚੰਦਰਮਾ ਅਤੇ _ਸੂਰਜ ਦੀ ਜੋਤਿ (ਚਮਕ) ਸ਼ਰਮਾਉਂਦੀ _ਸੀ।੧। 

(ਉਸ ਦੀ) ਅਪੌਂਛਰਾ ਦੇਈ ਨਾਂ ਦੀ _ਬਾਲਿਕਾ ਸੀ, ਮਾਨੋ ਸਾਰਿਆਂ ਰਾਗਾਂ _ਦੀ ਮਾਲਾ 
ਹੋਵੇ। ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। ਜਿਸ ਦੇ ਰੂਪ ਨੂੰ ਵੇਖ ਕੇ 
ਇੰਦਰ, ਚੰਦੂਮਾ ਅਤੇ ਸੂਰਜ _ਵੀ ਲੋਭੀ ਹੋ _ ਜਾਂਦੇ ਸਨ।੨। 

ਉਥੇ ਇਕ ਸੌਦਾਗਰ ਆ _ਗਿਆ। ਉਸ ਨਾਲ ਸੂਰਜ ਵਰਗਾ ਪੁੱਤਰ ਸੀ। ਰਾਜ 
ਕੁਮਾਰੀ ਉਸ ਉਤੇ ਮੋਹਿਤ ਹੋ ਗਈ ਅਤੇ ਲੋਕ ਲਾਜ ਨੂੰ ਝਟਪਟ ਸੁਟ ਦਿੱਤਾ।੩। 

ਉਸ ਨੇ ਇਕ ਸਿਆਣੀ ਸਖੀ ਨੂੰ ਉਸ ਪਾਸ ਭੇਜਿਆ। (ਉਹ) ਜਿਵੇਂ ਕਿਵੇਂ ਉਸ ਨੂੰ 
ਉਥੇ _ਲੈ ਆਈ। ਰਾਜ ਕੁਮਾਰੀ ਨੇ ਉਸ _ਨਾਲ _ਰਤੀ-ਕ੍ਰੀੜਾ _ਕੀਤੀ। _ਕਾਮ-ਕੇਲਿ ਕਰਦਿਆਂ 
ਸਾਰੀ _ਰਾਤ _ਬਿਤਾ _ਦਿੱਤੀ।੪। 

(ਉਨ੍ਹਾਂ) ਦੋਹਾਂ ਦਾ ਅਜਿਹਾ ਬਿਰਹਾ (ਪ੍ਰੇਮ) ਵਧਿਆ ਕਿ ਮੇਰੇ ਤੋਂ _ਬਿਆਨ ਨਹੀਂ ਕੀਤਾ 
ਜਾ ਸਕਦਾ ਕਿ (ਉਹ) ਕਿਹੋ ਜਿਹਾ ਸੀ। ਇਕ ਨੂੰ ਛਡ ਕੇ ਦੂਜਾ ਕਿਤੇ ਨਹੀਂ ਜਾਂਦਾ ਸੀ। 
ਪਲਕ _(ਦੇ _ਝਪਕਣ ਜਿੰਨਾ) _ਓਹਲਾ ਕਰੋੜ ਯੁਗਾਂ ਦੇ ਬੀਤਣ ਜਿੰਨਾ ਲਗਦਾ _ਸੀ।੫। 

ਕਾਮ _ਭੋਗ _ਕਰਨ ਉਪਰੰਤ _ਸੈਕੇਤ _ਦਸਿਆ। (ਉਸ ਦਾ) ਸ਼ਾਹ ਦੇ ਪੁੱਤਰ ਨਾਲ ਪ੍ਰੇਮ 
ਹੋ ਗਿਆ ਸੀ। (ਕਹਿਣ ਲਗੀ! ਮੈਂ) ਤਦ ਹੀ ਤੈਨੂੰ ਆਪਣਾ ਮਿਤਰ _ਸਮਝਾਂਗੀ ਜੇ (ਤੂੰ) 
ਮੈਨੂੰ ਆਪਣੇ ਨਾਲ ਲੈ _ਜਾਏਂ।੬। 

ਉਹ (ਉਸ ਨਾਲ) _ਰਤੀ-ਕ੍ਰੀੜਾ ਕਰ ਕੇ ਘਰ ਨੂੰ ਚਲਾ ਗਿਆ। (ਉਸ ਨੇ) ਉਹੀ 
ਯਤਨ _ਕੀਤਾ ਜਿਵੇਂ ਕਿ ਹਿਤੂ (ਇਸਤਰੀ) ਨੇ ਸਿਖਾਇਆ _ਸੀ। ਉਸ ਨੇ ਬਹੁਤ ਮੁੱਲ ਵਾਲੇ 
ਕਪੜੇ (ਖ਼ਰੀਦ ਕੇ) ਭੇਜੇ। ਪਹਿਲਾਂ ਸਾਰੇ ਰਾਜੇ ਨੂੰ _ਵਿਖਾਏ।੭। 


ਫਿਰ ਉਹ (ਬਸਤ੍ਰ) ਰਣਵਾਸ ਵਿਚ ਭੇਜ ਦਿੱਤੇ ਅਤੇ ਰਾਜ ਕੁਮਾਰੀ ਨੂੰ ਵੀ ਇਸ ਤਰ੍ਹਾਂ 
ਦਸ ਗਿਆ। ਇਨ੍ਹਾਂ ਵਿਚੋਂ ਜੋ ਪਸੰਦ ਕਰੋਂ, ਉਹ ਮੈਨੂੰ ਮੁੱਲ ਦੇ ਕੇ ਲੈ ਲਵੋ।੮। 


2੧ 


੭/#ਤਲ 


ਰਾਣੀ ਨੇ (ਸਾਰਾ) ਮਾਲ (ਬਸਤ੍ਰ) ਵੇਖ ਕੇ ਫਿਰ ਰਾਜ ਕੁਮਾਰੀ ਨੂੰ _ਵਿਖਾਇਆ। ਰਾਜ 
ਕੁਮਾਰੀ ਨੇ ਉਨ੍ਹਾਂ _ਬਸਤ੍ਰਾਂ ਵਿਚ _ਲਿਪਟ ਕੇ ਆਪਣਾ ਸ਼ਰੀਰ ਲੁਕਾ _ਲਿਆ। (ਫਿਰ) ਉਹ 
ਮਿਤਰ ਦੇ ਘਰ ਚਲੀ ਗਈ, ਪਰ ਰਾਜੇ ਨੇ ਕੋਈ ਵਿਚਾਰ ਨ ਕੀਤਾ। ਇਸ ਛਲ ਨਾਲ (ਉਹ) 
“ਹਰੀਫ਼` (ਮਿਤਰ) ਉਸ ਨੂੰ ਲੈ ਕੇ ਚਲਾ ਗਿਆ।੯। 


੪੬੪ 


ਸੀ _ਦਸਮ-ਗ੍ਰੰਥ _ਸਾਹਿਬ 


ਦੰਹਰਾ 
ਭਾਂਗ ਨ ਭੌਦੂ _ਪਿਯਤ ਥੋਂ ਰਾਹਤ _ਭਯੌ _ਪਰਬੀਨ। 
ਦੁਹਿਤਾ ਹਰੀ ਹਰੀਫ ਯੋ ਸਕਾ ਨ ਜੜ ਛਲ ਚੀਨ। ੧0। ੧। 


/ਛਤਾ ਹੀ ਗਾਰੇੜ੍ਹ ੫ਲ੍ਯਾਨੇ ,/ਕੈਯਾ ਲਾੰਰੜ੍ਹ ਮਤਾ ਭੂਪ ਸੰਭਾਦੇ ਤਨ ਨ /ਇਕਤਾਲੀਨ ਲਾਰੇਤ੍_ ਸਨਖਤਮ 


ਗਤ ਨਭਨ ਸਤ) _=85/ ੬੩੬੨੪ %ਫਰੀੰ/ 


ਦੱਖਣ? 
ਉਤਰ _ਦਿਸਾ ਪ੍ਰਗਟ ਇਕ _ਨਗਰੀ। ਸ੍ਰੀ _ਬ੍ਰਿਜਰਾਜਵਤੀ ਸੁ _ਉਜਗਰੀ। 
ਸੀ _ਬ੍ਰਿਜਰਾਜ ਸੈਨ ਤਹ ਰਾਜਾ। ਜਾ ਕਹ _ਨਿਰਖਿ ਇੰਦੂ ਅਤਿ ਲਾਜਾ। _੧। 


ਸੀ _ਬ੍ਰਿਜਰਾਜ ਮਤੀ ਤਿਹ _ਰਾਨੀ। ਸੁੰਦਰਿ ਭਵਨ _ਚਤਰਦਸ _ਜਾਨੀ। 
ਸੀ ਬਰੰਗਨਾ ਦੇ ਤਿਹ _ਬਾਲਾ। _ਜਨੁ _ਨਿਰਧੂਮ _ਅਗਨਿ _ਕੀ _ਜ੍ਹਾਲਾ। _੨। 
ਚਤੁਰਿ ਸਖੀ ਜਬ ਤਾਹਿ _ਨਿਹਾਰੈ। ਮਧੁਰ ਬਚਨ ਮਿਲਿ ਐਸ ਉਚਾਰੈ। 
ਜੈਸੀ ਇਹ ਹੈ ਦੁਤਿਯ ਨ ਜਈ। ਆਗੇ ਹੋਇ ਨ ਪਾਛੇ ਭਈ। ੩। 


ਜਬ _ਬਰੰਗਨਾ ਦੇਇ ਤਰੁਨਿ _ਭੀ। _ਲਰਿਕਾਪਨ _ਕੀ ਬਾਤ _ਬਿਸਰਿਗੀ। 
ਰਾਜ _ਕੁਅਰ ਤਬ ਤਾਹਿ ਨਿਹਾਰਿਯੋ। ਤਾ ਪਰ _ਤਰੁਨਿ ਪ੍ਰਾਨ ਕਹ ਵਾਰਿਯੋ। ੪। 


ਤਾ ਸੋ ਕਾਮ ਭੋਗ ਨਿਤ ਮਾਨੈ। ਦੈ ਤੈ ਏਕ ਦੇਹ ਕਰਿ ਜਾਨੈ। 
ਤਬ ਚਤੁਰਾ ਇਹ ਚਰਿਤ੍ਰ _ਬਿਚਾਰਿਯੋ। ਕਹੋ ਨ੍ਰਿਪਤਿ ਸੋ ਪ੍ਰਗਟ _ਉਚਾਰਿਯੋ। _੫। 


ਮੋ ਕੌ ਸ੍ਰਾਪ ਸਦਾ ਸ਼ਿਵ _ਦੀਨਾ। ਤਾ ਤੇ ਜਨਮ ਤਿਹਾਰੇ ਲੀਨਾ। 
ਸੁਪ ਅਵਧਿ ਪੂਰਨ ਹੂ ਹੈ ਜਬ। ਪੁਨਿ ਜੈ ਹੋ ਹਰਿ ਲੋਕ ਬਿਥੈ ਤਬ। ੬। 


ਇਕ ਦਿਨ ਗਈ ਮਿਤ੍ਰ ਕੇ ਸੰਗਾ। ਲਿਖਿ ਪਤ੍ਹਾ ਪਰ ਅਪਨੇ _ਅੰਗਾ। 
ਸੁਾਪ ਅਵਧਿ ਪੂਰਨ ਅਬ _ਭਈ। _ਸੁਰਪੁਰ ਸੁਤਾ _ਤਿਹਾਰੀ ਗਈ। _੭। 


ਚ 


੮ 


ਅਬ ਜੋ ਧਾਮ ਹਮਾਰੇ ਮਾਲਾ। ਸੋ ਦੀਜੈ _ਦਿਜ ਕੌ _ਤਤਕਾਲਾ। 
ਯਾਰ _ਅਪਨੇ _ਬ੍ੂਹਮਨ _ਠਹਰਾਯੋ। _ਸਕਲ _ਦਰਬ _ਇਹ ਛਲ ਤਿਹ ਦ੍ਯਾਯੋ। _੮। 


ਇਹ ਚਰਿਤੁ _ਗੀ ਮਿਤ੍ਰਹ _ਸਾਥਾ। ਦੈ ਧਨ _ਕਿਯਾ ਅਨਾਥ _ਸਨਾਥਾ। 
ਮਾਤ ਪਿਤਾ ਸਭ ਅਸ _ਲਖਿ ਲਈ। _ਸੁਾਪ ਮੁਚਿਤ ਭਯੋ _ਸੁਰਪੁਰ ਗਈ। ੯। ੧। 


/ਏੱਤਾ ਨੀ ਲਾਰੇਤ੍ਹ ਖਲ੍ਯਾਨੋ /ਤੇਯਾ ਲਾਰੇ ਮੰਨੀ ਡੂਪ ਸੰਭਾਦੇ ਤੀਨ ਐਂ ਲਤਾਲੀਸ ਲਾੰਠਤੂ _ਅ਼ਆਪਤਨਆ 
ਗਤ ਨਭ#ਆ ਸਤ? ੪੨੪ ੬੩੭੧5/ %ਫਰੀੰ/ 


ਚਰਿਤ੍ਰ ਪਾਖਿਆਨ ੪੬੫ 


ਦੰਹਰਾ 


(ਰਾਜਾ ਆਪਣੇ ਆਪ ਨੂੰ) _ਪੂਬੀਨ ਸਮਝਦਾ ਸੀ, ਪਰ _ਉਹ _ਮੂਰਖ ਭੰਗ ਨਹੀਂ ਪੀਂਦਾ 
ਸੀ। ਮਿਤਰ ਨੇ ਇਸ ਤਰ੍ਹਾਂ ਪੁੱਤਰੀ ਹਰ ਲਈ, ਉਹ ਮੂਰਖ ਛਲ ਨੂੰ ਸਮਝ ਨ __ਸਕਿਆ।੧0। 


/ਏਥੋਂ ਨੰ ਲੰਰਤੁੱਪ/ਸਆਨ ਦੇ ਤੁੰਆ ਲਾਰੇਤ ਦੇ ਆਹਾ ਭੂਪ ਸੰਠਾਟ ਦੇ =#5ਵੇ' ਗਾਰੜ੍ਹ ਦੀ ਨਆਮਤਨ 
ਅਠ ਲਭ ਹੀ? _=੨85/ &੬੩੬੨/ ਚਲਦਾ 


ਚੱਪਲਾਂ 


ਉ ਨਾਂ ਦਾ 
ਬ੍ਰਿਜਰਾਜ ਸੈਨ ਉਥੋਂ ਦਾ ਰਾਜਾ ਸੀ ਜਿਸ ਨੂੰ ਵੇਖ 
ਉਸ ਦੀ ਰਾਣੀ ਬ੍ਰਿਜਰਾਜ ਮਤੀ ਸੀ, ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ। 
ਉਨ੍ਹਾਂ ਦੇ ਘਰ _ਬਰੰਗਨਾ ਦੇ (ਦੇਈ) ਨਾਂ ਦੀ ਪੁੱਤਰੀ ਸੀ, ਮਾਨੋ ਧੂੰਏਂ ਤੋਂ ਬਿਨਾ ਔਗ ਦੀ ਲਾਟ 
ਹੋਵੇ।੨। 
ਜਦੋਂ _ਸਿਆਣੀਆਂ ਸਹੇਲੀਆਂ _ਉਸ ਨੂੰ _ਵੇਖਦੀਆਂ ਸਨ, ਤਾਂ ਮਿਲ ਕੇ ਇਸ ਤਰ੍ਹਾਂ ਦੇ 
ਮਿਠੇ ਬੋਲ ਬੋਲਦੀਆਂ _ਸਨ। ਜਿਹੋ ਜਿਹੀ ਇਹ ਹੈ, ਦੂਜੀ ਕੋਈ ਪੈਦਾ ਨਹੀਂ ਹੋਈ। ਨ ਅਗੇ 
ਹੋਈ ਹੈ, ਨ ਬਾਦ ਵਿਚ ਹੋਵੇਗੀ।੩। 
ਜਦ _ਬਰੰਗਨਾ ਦੇਈ ਜਵਾਨ ਹੋ__ਗਈ ਅਤੇ ਬਚਪਨ ਦੀ _ਗੌਲ ਭਲ ਗਈ (ਅਰਥਾਤ! 
ਭਰ ਜਵਾਨ ਹੋ _ਗਈ)। ਤਦ (ਇਕ) ਰਾਜ ਕੁਮਾਰ ਨੂੰ ਉਸ ਨੇ ਵੇਖਿਆ ਅਤੇ ਉਸ ਉਤੇ 
ਰਾਜ ਕੁਮਾਰੀ ਨੇ ਪ੍ਰਾਣ ਵਾਰ ਦਿੱਤੇ (ਭਾਵ-- ਮੋਹਿਤ ਹੋ __ਗਈ)।੪। 
ਉਸ (ਰਾਜ ਕੁਮਾਰ) ਨਾਲ ਨਿੱਤ _ਕਾਮ-ਕੀੜਾ ਕਰਦੀ ਅਤੇ ਦੋਵੇਂ (ਆਪਣੇ ਆਪ ਦੀ) 
ਦੇਹ ਕਰ ਕੇ ਸਮਝਦੇ। ਤਦ ਚਤੁਰ ਰਾਜ ਕੁਮਾਰੀ ਨੇ ਇਹ ਚਰਿਤ੍ਰ ਵਿਚਾਰਿਆ 
ਨੰ 


(ਹੇ ਪਿਤਾ ਜੀ!) ਮੈਨੂੰ ਸਦਾ ਸ਼ਿਵ ਨੇ ਸ੍ਰਾਪ ਦਿੱਤਾ ਹੈ, ਇਸੇ ਕਰ ਕੇ ਤੁਹਾਡੇ ਘਰ 
ਜਨਮ ਲਿਆ ਹੈ। ਜਦ ਸ੍ਰਾਪ ਦਾ ਸਮਾਂ ਪੂਰਾ ਹੋ ਜਾਏਗਾ ਤਦ ਮੈਂ ਫਿਰ ਸਵਰਗ ਲੋਕ ਵਿਚ 
ਚਲੀ ਜਾਵਾਂਗੀ।੬। 

ਇਕ ਦਿਨ ਉਹ ਆਪਣੇ ਹੱਥ _ਨਾਲ ਚਿੱਠੀ ਲਿਖ _ਕੇ (ਆਪਣੇ) ਮਿਤਰ ਨਾਲ ਨਿਕਲ 
ਗਈ। (ਉਸ ਚਿੱਠੀ ਵਿਚ ਉਸ ਨੇ ਲਿਖਿਆ ਕਿ) ਹੁਣ ਸਰਾਪ ਦਾ ਸਮਾੰ ਪੂਰਾ ਹੋ ਗਿਆ ਹੈ, 
(ਇਸ _ਲਈ) ਤੁਹਾਡੀ ਪੁੱਤਰੀ ਸਵਰਗ ਨੂੰ _ਚਲੀ ਗਈ _ਹੈ।੭। 

ਹੁਣ ਜੋ ਮੇਰੇ ਘਰ ਧਨ ਹੈ, ਉਹ ਤੁਰਤ ਬ੍ਰਾਹਮਣਾਂ ਨੂੰ ਦੇ ਦਿਓ। (ਉਸ ਨੇਆਪਣੇ 
ਯਾਰ ਨੂੰ ਹੀ ਬ੍ਰਾਹਮਣ ਬਣਾ ਦਿੱਤਾ ਅਤੇ ਇਸ ਚਰਿਤ੍ਰ ਨਾਲ ਸਾਰਾ ਧਨ ਉਸ ਨੂੰ ਦਿਵਾ 
ਦਿੱਤਾ।੮। 

ਇਸ ਚਰਿਤੂ ਨਾਲ ਉਹ ਮਿਤਰ ਦੇ ਨਾਲ ਚਲੀ ਗਈ। ਧਨ ਦੇ ਕੇ ਗ਼ਰੀਬ (ਯਾਰ) ਨੂੰ 
ਧਨਵਾਨ _ਬਣਾ _ਦਿੱਤਾ। _ਮਾਤਾ _ਪਿਤਾ ਨੇ ਇਹ ਸਮਝ _ਲਿਆ। ਸਰਾਪ ਦੇ ਖ਼ਤਮ ਹੋਣ ਤੇ 
ਸਵਰਗ ਨੂੰ ਚਲੀ ਗਈ ਹੈ।੯। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰ ਭੂਪ ਸੰਲਾਟ ਦੇ ੩੪੨ਵੇ' ਗਰੇਤੂ ਦੀ ਸਖਤ) 

ਭਾ ਲਭ _ਹੈ/ _28੨/ ੬੨੭$/ ਚਲਦਾ? 


੪੬੬ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਲਾਂ 
ਸੋਰਠ ਦੇਸ ਬਸਤ ਹੈ ਜਹਾ। _ਦਿਜਬਰ ਸੈਨ ਨਰਾਧਿਪ ਤਹਾ। 
ਮਤੀ ਸੁਮੇਰ ਤਵਨ ਕੀ ਨਾਰੀ। ਦੁਤਿਯ ਨ ਜਗ ਮੈ ਐਸਿ ਕੁਮਾਰੀ। ੧। 


ਸੋਰਠ ਦੇਇ ਸੁਤਾ ਇਕ ਤਾ ਕੇ। ਔਰ ਨਾਰ ਸਮ ਤੁਲਿ ਨ ਵਾ ਕੇ। 
ਦੁਤਿਯ ਪਰਜ ਦੇ ਭਈ ਕੁਮਾਰੀ। ਜਿਹ ਸੀ ਦੁਤਿਯ ਨ ਬੁਹਮ ਸਵਾਰੀ। ੨। 


ਦੋਊ ਸੁਤਾ ਤਰੁਨਿ ਜਬ _ਭਈ। ਜਨ ਕਰਿ ਕਿਰਣਿ ਸੂਰ ਸਸਿ ਵਈ। 
ਐਸੀ ਪ੍ਰਭਾ ਹੋਤ ਭੀ ਤਿਨ _ਕੀ। ਬਾਛਾ ਕਰਤ _ਬਿਧਾਤਾ ਜਿਨ _ਕੀ। ੩। 


ਓਜ ਸੈਨ ਇਕ ਅਨਤ ਨ੍ਰਿਪਤਿ ਬਰ। ਜਨੁ _ਕਰਿ ਮੈਨ ਪ੍ਰਗਟਿਯੋ ਬਪੁ _ਧਰਿ। 
ਸੋ ਨ੍ਰਿਪ ਖੇਲਨ ਚੜਾ _ਸਿਕਾਰਾ। ਰੋਝ _ਰੀਛ ਮਾਰੇ _ਝੰਖਾਰਾ। ੪। 


ਨਿਕਸਿਯੋ ਤਹਾ ਏਕ _ਝੌਖਾਰਾ। ਦ੍ਰਾਦਸ ਜਾ ਕੇ _ਸੀਗ _ਅਪਾਰਾ। 
ਨ੍ਹਿਪ ਤਿਹ _ਨਿਰਖਿ ਤੁਰੰਗ _ਧਵਾਵਾ। ਪਾਛੇ ਚਲਾ ਕੋਸ _ਬਹੁ _ਆਵਾ। ੫। 


ਬਹੁਤ ਕੋਸ ਤਿਹ ਮਿਰਿਗਹਿ ਦਖੇਰਾ। ਚਾਕਰ ਏਕ ਨ _ਪਹੁਚਾ ਨੇਰਾ। 
ਆਯੋ ਦੇਸ ਸੋਰਠੀ ਕੇ ਮਹਿ। ਨ੍ਰਿਪ ਕੀ ਸੁਤਾ ਅਨਾਤ ਹੁਤੀ ਜਹਿ। ੬। 


ਆਨਿ _ਤਹੀ _ਝੰਖਾਰ _ਨਿਕਾਰਾ। _ਅਬਲਾ _ਦੁਹੂੰ _ਨਿਹਾਰਤਿ _ਮਾਰਾ। 
ਐਸਾ ਬਾਨ ਤਵਨ ਕਹ _ਲਾਗਾ। _ਠੌਰ ਰਹਾ ਪਗ _ਦ੍ੈਕ ਨ ਭਾਗਾ। _੭। 


ਰਾਜ ਕੁਆਰੀ ਦੁਹੂੰ ਨਿਹਾਰੋ। ਦੁਹੂੰ ਹਿਹਿਦੈ ਇਹ ਭਾਤਿ ਬਿਚਾਰੋ। 
ਬਿਨੁ ਪੂਛੇ ਪਿਤੁ ਇਹ ਹਮ ਬਰਿ_ਹੈ। ਨਾਤਰ ਮਾਰਿ ਕਟਾਰੀ ਮਰਿ ਹੈ। ੮। 


ਤਬ ਲਗੁ ਭੂਪ ਤ੍ਰਿਖਾਤੁਰ ਭਯੋ। ਮ੍ਰਿਗ ਕੇ ਸਹਿਤ ਤਹਾ ਚਲਿ ਗਯੋ। 
ਸੋ ਮ੍ਰਿਗ ਰਾਜ ਸੁ ਤਨ ਕਹ ਦੀਯੋ। ਤਿਨ ਕੋ ਸੀਤ ਬਾਰਿ ਲੈ ਪੀਯੋ। ੯। 
ਬਾਧਾ ਬਾਜ ਏਕ ਦੂਮ ਕੇ ਤਰ। ਸੋਵਤ ਭਯੋ ਹ੍ਹੈ ਭੂਪ ਸੁਮਾਤੁਰ। 


ਰਾਜ _ਕੁਆਰਨ ਘਾਤ _ਪਛਾਨਾ। _ਸਖਿਯਨ ਸੋ ਅਸ _ਕਿਯਾ _ਬਖਾਨਾ। _੧0। 


੨ 


ਮਦਰਾ ਬਹੁ ਦੁਹੂੰ _ਕੁਅਰਿ ਮੰਗਾਯੋ। ਸਾਤ ਬਾਰ ਜੋ _ਹੁਤੋ ਚੁਆਯੋ। 


ਅਪਨ _ਸਹਿਤ _ਸਖਿਯਨ ਕੌ _ਪ੍ਯਾਇ। ਅਧਿਕ ਮਤ _ਕਰਿ ਦਈ _ਸੁਵਾਇ। _੧੧। 


ਜਬ ਜਾਨਾ ਤੇ ਭਈ ਦਿਵਾਨੀ। _ਸੋਏ ਸਕਲ _ਪਹਰੂਆ _ਜਾਨੀ। 
ਦੁਹੂੰ _ਸਨਾਹੀ ਲਈ _ਮੰਗਾਇ। __ਪਹਿਰਿ ਨਦੀ ਮੈ ਧਸੀ ਬਨਾਇ। ੧੨। 


ਤਰਤ ਤਰਤ ਆਈ ਤੇ ਤਹਾ। ਸੋਵਤ ਸੁਤੋ ਨਰਾਧਿਪ ਜਹਾ। 


ਪਕਰਿ _ਪਾਵ ਤਿਹ ਦਿਯਾ ਜਗਾਇ। _ਅਜਾ ਚਰਮ _ਪਰ _ਲਿਯਾ _ਚੜਾਇ। _੧੩। 


ਚਰਿਤ੍ਰ ਪਾਖਿਆਨ ੪੬੭ 


ਜੱਪਣਾ 

ਜਿਥੇ ਸੋਰਠ ਨਾਂ ਦਾ ਦੇਸ਼ ਵਸਦਾ ਹੈ, ਉਥੇ ਦਿਜਬਰ ਸੈਨ ਨਾਂ ਦਾ ਰਾਜਾ _ਸੀ। ਸੁਮੇਰ 
ਮਤੀ ਉਸ _ਦੀ ਰਾਣੀ ਸੀ। ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ _ਸੀ।੧। 

ਸੋਰਠ ਦੇਈ ਨਾਂ ਦੀ ਉਸ ਦੀ ਇਕ ਪੁੰਤਰੀ ਸੀ ਜਿਸ ਦੇ ਬਰਾਬਰ ਹੋਰ ਕੋਈ ਇਸਤਰੀ 
ਨਹੀਂ ਸੀ। ਪਰਜ ਦੇ (ਦੇਈ) ਨਾਂ ਦੀ ਦੂਜੀ ਕੁਮਾਰੀ ਸੀ, ਜਿਸ ਵਰਗੀ ਬ੍ਰਹਮਾ ਨੇ ਕੋਈ ਹੋਰ 
ਨਹੀਂ ਬਣਾਈ _ਸੀ।੨। 

ਜਦ ਦੋਵੇਂ ਪੁੱਤਰੀਆਂ ਜਵਾਨ _ਹੋ_ਗਈਆਂ। _(ਤਾਂ ਇੰਜ ਲਗਦੀਆਂ _ਸਨ) ਮਾਨੋ ਸੂਰਜ 
ਅਤੇ ਚੰਦ੍ਰਮਾ ਦੀਆਂ ਕਿਰਨਾਂ _ਹੋਣ। ਉਨ੍ਹਾਂ ਦੀ ਅਜਿਹੀ ਸੁੰਦਰਤਾ ਸੀ ਕਿ ਜਿਨ੍ਹਾਂ ਨੂੰ (ਪ੍ਰਾਪਤ 
ਕਰਨ ਦੀ) ਇੱਛਾ ਬ੍ੁਹਮਾ ਵੀ ਕਰਦਾ _ਸੀ।੩। 

ਓਜ ਸੈਨ ਨਾਂ ਦਾ ਇਕ ਹੋਰ ਸ੍ਰੇਸ਼ਠ ਰਾਜਾ ਸੀ, ਮਾਨੋ ਕਾਮ ਦੇਵ ਹੀ ਸ਼ਰੀਰ ਧਾਰਨ 
ਕਰ ਕੇ ਪ੍ਰਗਟਿਆ ਹੋਵੇ। ਉਹ ਰਾਜਾ ਸ਼ਿਕਾਰ ਖੇਡਣ ਲਈ _ਚੜ੍ਹਿਆ। (ਉਸ ਨੇ) ਰੋਜ਼, ਰਿਛ 
ਅਤੇ _ਬਾਰਾਸਿੰਗੇ _ਮਾਰੇ।੪। 

ਉਥੇ ਇਕ _ਬਾਰਾਸਿੰਗਾ ਨਿਕਲਿਆ ਜਿਸ ਦੇ ਬਾਰ੍ਹਾਂ _ਲੈਬੇ ਸਿੰਗ ਸਨ। ਉਸ ਨੂੰ ਵੇਖ ਕੇ 
ਰਾਜੇ ਨੇ ਘੋੜਾ ਭਜਾਇਆ। ਉਸ ਦੇ ਪਿਛੇ ਕਈ ਕੋਹ ਚਲ ਕੇ ਆ ਗਿਆ।੫। 

ਬਹੁਤ ਕੋਹਾਂ ਤਕ _ਉਹ ਮਿਰਗ _ਦਿਖਦਾ _ਰਿਹਾ। ਉਸ ਤਕ ਕੋਈ ਸੇਵਕ ਨ ਪਹੁੰਚ 
ਸਕਿਆ। _ਉਹ _ਸੋਰਠੀ ਦੇਸ਼ ਵਿਚ (ਉਥੇ) ਆ ਪਹੁੰਚਿਆ ਜਿਥੇ _ਰਾਜੇ ਦੀਆਂ ਪੁੱਤਰੀਆਂ 
ਇਸ਼ਨਾਨ ਕਰ ਰਹੀਆਂ _ਸਨ।੬। 

ਬਾਰਾਸਿੰਗਾ ਉਥੇ ਆ ਨਿਕਲਿਆ। ਉਨ੍ਹਾਂ ਦੋਹਾਂ ਰਾਜ _ਕੁਮਾਰੀਆਂ ਦੇ ਵੇਖਦੇ ਹੋਇਆਂ 
(ਬਾਰਾਸਿੰਗੇ ਨੂੰ) ਮਾਰ ਦਿੱਤਾ। ਉਸ ਨੂੰ ਅਜਿਹਾ ਤੀਰ ਵਜਿਆ ਕਿ ਉਹ ਥਾਂ ਹੀ ਰਿਹਾ, ਦੋ 
ਕਦਮ ਵੀ ਨ ਭਜ ਸਕਿਆ।੭। 

ਜਦ ਦੋਹਾਂ ਰਾਜ ਕੁਮਾਰੀਆਂ ਨੇ (ਉਸ ਰਾਜੇ ਨੂੰ) ਵੇਖਿਆ, ਤਾਂ ਦੋਹਾਂ ਨੇ ਮਨ ਵਿਚ 
ਇਸ ਪ੍ਰਕਾਰ ਸੋਚਿਆ ਕਿ ਬਿਨਾ ਪਿਤਾ ਦੇ ਪੁਛਿਆਂ ਹੀ ਇਸ ਨੂੰ ਅਸੀਂ ਵਰਾਂਗੀਆਂ, ਨਹੀਂ ਤਾਂ 
ਕਟਾਰੀ ਮਾਰ ਕੇ ਮਰ ਜਾਵਾਂਗੀਆਂ।੮। 

ਤਦ ਤਕ ਰਾਜੇ ਨੂੰ ਪਿਆਸ ਨੇ _ਸਤਾਇਆ। _ਬਾਰਾਸਿੰਗੇ ਸਹਿਤ ਉਥੇ __ਚਲਾ _ਗਿਆ। 
ਰਾਜੇ ਨੇ ਉਹ _ਬਾਰਾਸਿੰਗਾ ਉਨ੍ਹਾਂ `ਨੂੰ ਦੇ ਦਿੱਤਾ। ਉਨ੍ਹਾਂ _ਤੋਂ ਠੰਡਾ ਪਾਣੀ ਲੈ ਕੇ _ਪੀਤਾ।੯। 

ਘੋੜੇ ਨੂੰ ਇਕ ਬ੍ਰਿਛ ਹੇਠਾਂ ਬੰਨ੍ਹ ਦਿੱਤਾ ਅਤੇ ਰਾਜਾ ਥਕਿਆ ਹੋਣ ਕਰ ਕੇ ਸੌਂ _ਗਿਆ। 
ਰਾਜ _ਕੁਮਾਰੀਆਂ ਨੇ ਮੌਕਾ _ਤਾੜਿਆ ਅਤੇ _ਸਖੀਆਂ ਨੂੰ ਇਸ _ਤਰ੍ਹਾਂ _ਦਸਿਆ।੧0। 

ਦੋਹਾਂ ਰਾਜ _ਕੁਮਾਰੀਆਂ ਨੇ ਬਹੁਤ ਸਾਰੀ ਸ਼ਰਾਬ ਮੰਗਾ ਲਈ ਜਿਹੜੀ ਸੱਤ ਵਾਰ ਕੱਢੀ 
ਗਈ _ਸੀ। ਆਪਣੇ ਸਹਿਤ _ਸਖੀਆਂ ਨੂੰ _ਪਿਆਈ ਅਤੇ (ਉਨ੍ਹਾਂ `ਨੂੰ) ਬਹੁਤ ਮਦ-ਮਸਤ _ਕਰ 
ਕੇ ਸੰਵਾ ਦਿੱਤਾ।੧੧। 

ਜਦ ਉਨ੍ਹਾਂ ਨੇ ਜਾਣ ਲਿਆ ਕਿ (ਸਾਰੀਆਂ _ਸਖੀਆਂ) ਬੇਸੁੱਧ ਹੋ ਗਈਆਂ _ਹਨ ਅਤੇ 
ਇਹ ਵੀ ਸਮਝ ਲਿਆ ਕਿ ਸਾਰੇ ਪਹਿਰੇਦਾਰ ਵੀ ਸੌਂ ਗਏ ਹਨ। (ਤਾਂ ਉਨ੍ਹਾਂ) ਦੋਹਾਂ ਨੇ ਤਰਨ 

ਕੋ ਹੁ 


ਚੜ੍ਹਾ _ਲਿਆ।੧੩। 


੪੬੮ 


ਸੀ _ਦਸਮ-ਗ੍ੂੰਥ _ਸਾਹਿਬ 


ਭੂਪਤਿ _ਲਿਯਾ _ਚੜਾਇ _ਸਨਾਈ। _ਸਰਿਤਾ _ਬੀਚ _ਪਰੀ ਪੁਨਿ _ਜਾਈ। 
ਤਰਤ _ਤਰਤ _ਅਪਨੌ ਤਜਿ ਦੇਸਾ। ਪ੍ਰਾਪਤ ਭੀ ਤਿਹ ਦੇਸ ਨਰੇਸਾ। _੧੪। 
ਜਬ ਕਛੁ _ਸੁਧਿ ਸਖਿਯਨ ਤਿਨ ਪਾਈ। ਨ੍ਰਿਸੰਦੇਹ ਯੌ ਹੀ _ਠਹਰਾਈ। 
ਮਦ ਸੋ ਭਈ ਜਾਨੁ _ਮਤਵਾਰੀ। _ ਡੂਬਿ ਮੁਈ ਦੋਊ ਰਾਜ ਦੁਲਾਰੀ। _੧੫। 
ਦੰਹਰਾ 
ਵੈ ਦੋਊ ਨ੍ਰਿਪ ਸੰਗ ਗਈ ਅਨਿਕ _ਹਿਯੇ _ਹਰਖਾਤ। 
ਅਜਾ ਚਰਮ _ਪਰ ਭੂਪ _ਬਰ ਦੁਹੂੰਅਨ ਚਲਾ _ਬਜਾਤ। _੧੬। ੧। 


/ਏੱਤਾ ਗੀ ਲਾਰੇਤ੍ਹ ਪਲ੍ਯਾਨੇ /ਤ੍‌ਯਾ ਯਾਰਤ੍ਹੇ ਨਹੀਂ ਭੂਪ ਨੰਠਾਦੇ ਤੀਨ ਸੌ /ਡ੍‌ਤਾਲਸ ਲਾਂ _ਅਮਪਤਨ 


ਗਤ ਤ਼ੜਮ ਸਤ) _੨੪=/ ੬੩੮੭/ %ਠਲੂੰ/ 
ਚੱਪਾਣ 
ਹਰਿਦ੍ਰਾਰ ਇਕ ਸੁਨ ਨਿਿਪਾਲਾ। _ਤੇਜਿਮਾਨ _ਦੁਤਿਮਾਨ _ਛਿਤਾਲਾ। 
ਸੀ ਰਸਰੰਗ ਮਤੀ ਤਿਹ ਜਾਈ। ਜਿਹ ਸਮ ਦੂਸਰਿ ਬਿਧਿ ਨ ਬਨਾਈ। ੧। 


ਜਬ _ਵਹੁ ਤਰੁਨਿ ਤਰੁਨ ਅਤਿ ਭਭਈ। ਭੂਪ ਸੈਨ ਨ੍ਰਿਪ ਕਹਿ ਪਿਤ ਦਈ। 
ਸਿਰੀ ਨਗਰ ਭੀਤਰ ਜਬ _ਆਈ। _ਲਖਿ _ਚੰਡਾਲਿਕ ਅਧਿਕ _ਲੁਭਾਈ। _੨। 


ਪਠੈ _ਸਹਚਰੀ _ਲਿਯਾ _ਬੁਲਾਈ। 
ਰੈਨਿ ਦਿਵਸ ਤਿਹ ਲੇਤ _ਬੁਲਾਈ। 


ਨ੍ਹਿਪ ਸੌ ਭੋਗ ਕਥਾ _ਬਿਸਰਾਈ। 
ਰਤਿ ਅਤਿ ਨਿਤਪ੍ਰਤਿ ਕਰਤ _ਬਨਾਈ। _੩। 


ਰਸਤ ਰਸਤ ਐਸੀ ਰਸਿ ਗਈ। ਜਨੁ _ਕਰ ਨਾਰਿ ਤਵਨ ਕੀ ਭਈ। 
ਸਭ _ਬ੍ਰਿਤਾਤ ਕਹਿ ਤਾਹਿ ਸਿਖਾਯੋ। ਸੋਵਤਿ ਸਮੈ ਭੂਪ ਕਹ ਘਾਯੋ। _੪। 


ਪ੍ਰਾਤ ਜਰਨ ਕੇ ਕਾਜ ਸਿਧਾਈ। ਆਗੇ ਰਾਖਿ ਲਏ ਨਿਜੁ ਰਾਈ। 
ਜਬੈ _ਚਿਤਾ ਪਰ _ਬੈਠੀ ਜਾਇ। _ਚਹੂੰ _ਓਰ _ਦਿਯ ਆਗਿ ਲਗਾਇ। ੫। 


ਚਾਰੋਂ _ਦਿਸਾ ਅਗਨਿ _ਜਬ _ਲਾਗੀ। ਤਬ ਹੀ ਉਤਰਿ _ਚਿਤਾ ਤੈ ਭਾਗੀ। 
ਲੋਗਨ _ਚਰਿਤ _ਕ੍ਰਿਯਾ _ਨਹਿ__ਜਾਨੀ। _ਦੀਨੀ _ਤਿਸੀ _ਚੰਡਾਰਹਿ _ਰਾਨੀ। ੬। 


ਯੌ _ਛਲਿ ਛੈਲ ਚਿਕਨਿਸਨ ਗਈ। _ਕਿਨੂੰ ਨ ਬਾਤ ਤਾਹਿ ਲਖਿ ਲਈ। 
ਨਾਰਿ ਅਧਿਕ ਮਨ ਹਰਖ _ਬਢਾਯੋ। _ਚਾਹਤ ਹੁਤੀ ਸੋਇ ਪਤਿ ਪਾਯੋ। _੭। 


ਤਬ ਤੇ ਆਜੁ ਲਗੇ ਉਹ ਦੇਸਾ। ਮਾਰਤ ਤ੍ਰਿਯ ਕੌ ਪ੍ਰਥਮ _ਨਰੇਸਾ। 
ਕਠ ਤਰੇ ਕਰਿ ਜਾਹਿ ਜਰਾਵਤ। _ਭਾਖਿ ਸਕਤਿ ਨਹਿ ਬਾਤ ਲਜਾਵਤ। ੮। 


ਚਰਿਤ੍ਰ ਪਾਖਿਆਨ ੪੬੯ 


ਰਾਜੇ ਨੂੰ ਮਸ਼ਕ ਉਪਰ ਚੜ੍ਹਾ _ਲਿਆ ਅਤੇ ਨਦੀ ਵਿਚ ਫਿਰ ਠਿਲ੍ਹ ਪਈਆਂ। _ਤਰਦਿਆਂ 
ਤਰਦਿਆਂ ਆਪਣਾ ਦੇਸ ਛਡ ਕੇ ਉਸ ਰਾਜੇ ਦੇ ਦੇਸ ਜਾ ਪਹੁੰਚੀਆਂ।੧੪। 
ਨੂੰ 


ਜਦ ਉਨ੍ਹਾਂ _ਸਖੀਆਂ ਨੂੰ ਕੁਝ ਹੋਸ਼ ਆਈ। ਉਨ੍ਹਾਂ ਨੇ ਨਿਰਸੰਦੇਹ ਇਹ ਧਾਰ ਲਿਆ ਕਿ 
ਸ਼ਰਾਬ ਨਾਲ ਬੇਹੋਸ਼ ਹੋ ਕੇ ਦੋਵੇਂ ਰਾਜ _ਕੁਮਾਰੀਆਂ (ਨਦੀ ਵਿਚ) ਡੁਬ _ਮੋਈਆਂ _ਹਨ।੧੫। 
ਦੰਹਰਾ 

ਉਹ ਦੋਵੇ” ਹਿਰਦੇ ਵਿਚ ਬਹੁਤ ਪ੍ਰਸੰਨਤਾ ਸਹਿਤ ਰਾਜੇ _ਨਾਲ _ਚਲੀਆਂ _ਗਈਆਂ। 
ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਤੇ ਚੜ _ਕੇ ਰਾਜਾ ਵੀ ਉਨ੍ਹਾਂ ਨਾਲ _ਰਮਣ _ਕਰਦਾ 
ਹੋਇਆ ਚਲਾ _ਗਿਆ।੧੬। 


/ਏਥੋਂ ਨੰ ਲਾਰਤੁੱਪ/ਨਆਨ ਦੇ ਤੂੰਆ ਗਾਹੜ੍ਹ ਦੇ ਮੰਡੀ ਝੂਪ ਸੰਭਾਦ ਦੇ ਤ8#=ਵ' ਗਾਰੜ੍ਹ ਦੀ ਨਆਘਤੀ 
ਭਾ ਜੜ ਹੈ/ _=#=/ ੬=੮੭/ ਚਲਟਾ/ 


ਹਰਿਦੁਆਰ ਦਾ ਇਕ ਰਾਜਾ ਸੁਣੀਂਦਾ ਸੀ, ਜੋ ਬਹੁਤ _ਤੇਜਸਵੀ, ਸੁੰਦਰ ਅਤੇ ਸੂਝਵਾਨ 

ਰਸ ਰੰਗ ਮਤੀ ਸੀ ਜਿਸ ਵਰਗੀ _ਵਿਧਾਤਾ ਨੇ ਦੂਜੀ ਨਹੀਂ ਬਣਾਈ 

ਜਦ ਉਹ ਰਾਜ ਕੁਮਾਰੀ ਭਰ ਜਵਾਨ ਹੋ ਗਈ ਤਾਂ ਪਿਤਾ ਨੇ ਉਹ ਭੂਪ ਸੈਨ ਰਾਜੇ 

ਦੇ ਦਿੱਤੀ (ਭਾਵ--ਵਿਆਹ _ਦਿੱਤੀ)। ਜਦ (ਰਾਜ ਕੁਮਾਰੀ) ਸਿਰੀ ਨਗਰ ਵਿਚ ਆਈ, 
ਇਕ ਚੰਡਾਲ ਨੂੰ ਵੇਖ ਕੇ ਬਹੁਤ _ਲਲਚਾ _ਗਈ।੨। 


ਸਹੇਲੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ ਅਤੇ ਰਾਜੇ ਨਾਲ ਕਾਮ-ਕ੍ਰੀੜਾ ਕਰਨ ਦੀ 
ਗੌਲ ਭੁਲਾ ਦਿੱਤੀ। ਰਾਤ ਦਿਨ ਉਸ ਨੂੰ ਬੁਲਾ ਲੈਂਦੀ ਅਤੇ ਉਸ ਨਾਲ ਹਰ ਰੋਜ਼ ਕਾਮ-ਲੀਲ੍ਹਾ 
ਰਚਾਉ'ਦੀ।੩। 

(ਉਸ ਵਿਚ) ਮਗਨ ਹੁੰਦਿਆਂ ਹੁੰਦਿਆਂ ਅਜਿਹੀ ਲੀਨ ਹੋ ਗਈ, ਮਾਨੋ ਉਸ ਦੀ ਹੀ 
ਇਸਤਰੀ ਹੋ ਗਈ ਹੋਵੇ। (ਉਸ ਨੇ) ਸਾਰਾ ਬ੍ਰਿਤਾਂਤ ਉਸ (ਯਾਰ) ਨੂੰ ਸਿਖਾ ਦਿੱਤਾ ਅਤੇ ਸੁੱਤੇ 
ਹੋਇਆਂ ਰਾਜੇ ਨੂੰ ਮਾਰ ਦਿੱਤਾ।੪। 

ਸਵੇਰ ਹੁੰਦਿਆਂ ਹੀ (ਉਹ) ਸਤੀ ਹੋਣ ਲਈ ਚਲ 
(ਦੀ ਲੋਥ) ਨੂੰ ਰਖ ਲਿਆ। ਜਦ (ਉਹ) ਜਾ ਕੇ ਚਿੱਤਾ ਉਤੇ 
ਤੋਂ ਅੱਗ ਲਗਾ _ਦਿੱਤੀ।੫। 

ਜਦ ਚੌਹਾਂ ਪਾਸਿਆਂ ਤੋਂ ਔਗ ਲਗ ਗਈ, ਤਾਂ ਚਿੱਤਾ ਤੋਂ ਉਤਰ ਕੇ ਭਜ ਪਈ। ਲੋਕਾਂ 
ਨੇ ਉਸ ਦੇ ਚਰਿਤ੍ਰ ਦੀ ਕਾਰਵਾਈ ਨੂੰ ਨ ਸਮਝਿਆ ਅਤੇ 
ਰਾਣੀ ਨੂੰ ਉਸੇ _ਚੰਡਾਲ ਦੇ ਹਵਾਲੇ _ਕਰ _ਦਿੱਤਾ।੬। 
ਇਸ ਤਰ੍ਹਾਂ ਬਾਂਕੇ ਸ਼ਰੀਰ ਵਾਲੀ ਕੁਮਾਰੀ ਛਲ ਕੇ ਚਲੀ ਗਈ। ਕਿਸੇ ਨੇ ਵੀ ਉਸ ਦੀ 
ਨੂ (ਉਹ) ਰਾਜ ਕੁਮਾਰੀ ਮਨ ਵਿਚ ਬਹੁਤ ਪ੍ਰਸੰਨ _ਹੋਈ। _(ਜਿਸ ਨੂੰ) 
ਸੀ, ਉਸੇ ਨੂੰ ਪਤੀ ਵਜੋਂ ਪ੍ਰਾਪਤ _ਕੀਤਾ।੭। 
ਉਦੋਂ ਤੋਂ ਹੁਣ ਤਕ ਉਸ ਦੇਸ ਵਿਚ, ਰਾਜੇ ਦੇ ਮਰਨ ਤੋਂ ਪਹਿਲਾਂ ਇਸਤਰੀ ਨੂੰ 


ਮਾਰ 
ਹਨ। _(ਉਸ ਦੇ) ਹੇਠਾਂ ਲਕੜ _ਧਰ ਕੇ ਸਾੜ ਦਿੰਦੇ ਹਨ। _ਉਹ ਗੱਲ ਕਹਿ ਨਹੀਂ 


ਦਿੰਦੇ 
ਸਕਦੇ (ਕਿ _ਸਾਡੀ ਰਾਣੀ ਚੰਡਾਲ ਦੇ ਜਾ ਵਸੀ ਸੀ), (ਇਸ ਲਈ) _ਲਜਾਉਂਦੇ _ਹਨ।੮। 


ਪ੍ਰ. 02੧੨ 


ਦੀ) 


੪੭0 


ਦੰਹਰਾ 
ਤਿਹ ਰਾਨੀ ਕੇ ਪੁਤ ਤਬ ਰਾਜ ਕਰਾ ਤਿਹ ਠਾਵ। 
ਆਜੁ ਲਗੇ _ਚੰਡਾਲਿਯੈ ਭਾਖਤ ਤਿਨ ਕੋ _ਨਾਵ। ੯। ੧ 


/ਏੱਤਾ ਨੀ ਲਾਰੇਤ੍ਹ ਘਲ੍ਯਾਨੋ /ਤੇਯਾ ਲਾਰੇਤ੍ੰ ਮੰ ਡੂਪ ਅੰਭਾਦੇ ਤੀਨ ਸੈਂ ਚੱਤਾਲੀਸ ਲਾਂਤੂ _ਅ਼ਆਮਤਨਆ 


ਡਤੁ ਨਭਨ` ਨ੍ਤ/ ਤ8#/ _ ੬੩੯੬/ #ਫਲੰ/ 


ਚੱਪਾਣ 
ਦੌਲਾ ਕੀ _ਗੁਜਰਾਤਿ ਬਸਤ _ਜਹ। ਅਮਰ ਸਿੰਘ ਇਕ ਹੁਤਾ ਨ੍ਰਿਪਤਿ ਤਹ। 
ਅੰਗਨਾ ਦੇ ਰਾਨੀ ਤਿਹ _ਰਾਜੈ। _ਨਿਰਖਿ _ਦਿਵੰਗਨਨ ਕੋ ਮਨ ਲਾਜੈ। _੧। 


ਰਾਜਾ ਅਧਿਕ ਪੀਰ ਕਹ ਮਾਨੈ। ਭਲੀ ਬੁਰੀ ਜੜ ਬਾਤ ਨ ਜਾਨੈ। 
ਤਹਾ _ਸੁਬਰਨ _ਸਿੰਘ ਇਕ _ਛੜਤ੍ਰੀ। _ਰੂਪਵਾਨ _ਧਨਵਾਨ _ਧਰਤ੍ਰੀ। _੨। 


ਸੁੰਦਰ ਅਧਿਕ ਹੁਤੋ ਖਤਿਰੇਟਾ। ਜਨੁਕ ਰੂਪ ਸੌ ਸਕਲ _ਲਪੇਟਾ। 
ਜਬ ਤੇ ਨਿਰਖਿ ਨਾਰਿ ਤਿਹ ਗਈ। ਸੁਧਿ ਬੁਧਿ ਛਾਡਿ ਦਿਵਾਨੀ ਭਈ। ੩। 


ਤਾ ਸੰਗ ਨੇਹ ਸਜਾ ਰੁਚਿ _ਮਾਨ। ਜਾਨਿ _ਬੂਝਿ ਹੈ ਗਈ ਅਜਾਨ। 


ਵੇ 


ਦਈ _ਸਹਚਰੀ _ਤਹਿਕ _ਪਠਾਇ। _ਜ੍ਯੋ _ਤ੍ਯੋ ਤਿਹ ਗ੍ਰਿਹ _ਲਿਯਾ _ਮੰਗਾਇ। _੪। 


4 ।( 


ਪੋਸਤ _ਭਾਂਗ ਅਫੀਮ _ਮੰਗਾਈ। _ਪਾਨਿ _ਡਾਰਿ ਕਰਿ ਭਾਂਗ _ਘੁਟਾਈ। 
ਪਾਨ _ਕਿਯਾ_ਦੁਹੂੰ _ਬੈਠਿ ਪ੍ਰਜੰਕਹਿ। ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ। ੫। 
ਦੰਹਾਰਾ 
ਜਬੈ _ਟਨਾਨੇ ਕੈਫ ਕੇ ਆਏ ਅਖਿਯਨ _ਮਾਹਿ। 
ਕਰਹਿ ਬਿਲਾਸ ਪ੍ਰਜੰਕ ਚੜਿ ਹਸਿ ਹਸਿ ਨਾਰਿ ਔ ਨਾਹਿ। ੬। 


ਚੱਪਲਾਂ 


ਭਾਤਿ ਭਾਤਿ ਕੇ ਆਸਨ ਲੈ ਕੈ। ਅਬਲਾ ਕਹ ਬਹੁ _ਭਾਤਿ ਰਿਝੈ ਕੈ। 
ਆਪਨ _ਪਰ _ਘਾਯਲ _ਕਰਿ _ਮਾਰੀ। ਮਦਨ _ਮੋਹਨੀ ਰਾਜ _ਦੁਲਾਰੀ। _੭। 


ਅਧਿਕ ਬਢਾਇ ਨਾਰਿ ਸੌ ਹੇਤਾ। ਇਹਿ ਬਿਧਿ ਬਾਧਤ ਭਏ ਸੈਕੇਤਾ। 
ਧੂੰਈ ਕਾਲਿ ਪੀਰ ਕੀ ਐਯਹੁ। _ਡਾਰਿ ਭਾਂਗ _ਹਲਵਾ ਮਹਿ _ਜੈਯਹੁ। ੮। 


ਸੋਫੀ ਜਬੈ ਚੂਰਮਾ ਥੈ ਹੈ। ਜੀਯਤ ਮ੍ਰਿਤਕ ਸਭੈ ਹ੍ਹੈ ਜੈ ਹੈ। 
ਤਹੀ ਕ੍ਰਿਪਾ ਕਰਿ ਤੁਮਹੂੰ ਐਯਹੁ। ਮੁਹਿ ਲੈ ਸੰਗ ਦਰਬ ਜੁਤ ਜੈਯਹੁ। ੯। 


ਜਬ ਹੀ ਦਿਨ ਧੂੰਈ ਕੋ ਆਯੋ। ਭਾਂਗਿ _ਡਾਰਿ ਚੂਰਮਾ ਪਕਾਯੋ। 
ਸਕਲ _ਮੁਰੀਦਨ ਗਈ _ਖਵਾਇ। ਰਾਖੇ ਮੂੜ ਮਤ _ਕਰਿ _ਸ੍ਰਾਇ। _੧0। 


ਚਰਿਤ੍ਰ ਪਾਖਿਆਨ ੪੭੧ 


ਦੰਹਰਾ” 
ਉਸ ਰਾਣੀ ਦੇ ਪੁੱਤਰ ਨੇ ਤਦ ਉਥੇ ਰਾਜ _ਕੀਤਾ। ਅਜ ਤਕ ਉਨ੍ਹਾਂ ਦਾ ਨਾਂ ਚੰਡਾਲੀਏ 
ਕਿਹਾ ਜਾਂਦਾ ਹੈ।੯। 


/ਏਥੋ ਨੰ ਲਾਰਤੁੱਪ/ਨਆਨ ਦੇ ਤੁੰਆ ਗਾੜਾ ਦੇ ਮਹਾਂ ਭੂਪ ਅੰਭਾਦ ਦੇ =੪੪ਵੇ' ਗਾਰਤ੍ਹ ਦੀ ਨਆਘਤ 
ਭਾ ਲਭ _ਹੈ/ _=88/ ੬੩੯੬੪ ਚਲਟਾ/ 


ਜੱਪਣਾ 

(ਸ਼ਾਹ) ਦੌਲਾ ਦੀ ਗੁਜਰਾਤ ਜਿਥੇ ਵਸਦੀ ਹੈ। ਉਥੋਂ ਦਾ ਇਕ ਅਮਰ ਸਿੰਘ ਨਾਂ ਦਾ 
ਰਾਜਾ _ਸੀ। ਉਸ ਦੀ ਰਾਣੀ ਦਾ ਨਾਂ ਅੰਗਨਾ ਦੇ (ਦੇਈ) ਸੀ ਜਿਸ ਨੂੰ ਵੇਖ ਕੇ ਦੇਵ- 
ਇਸਤਰੀਆਂ ਦਾ ਮਨ _ਲਜਿਤ ਹੁੰਦਾ ਸੀ।੧। 

ਰਾਜਾ _ਪੀਰ ਨੂੰ ਬਹੁਤ _ਮੌਨਦਾ _ਸੀ। _(ਉਹ) ਮੂਰਖ ਮਾੜੇ ਚੰਗੇ ਦੀ _ਪਛਾਣ ਨਹੀਂ 
ਕਰਦਾ ਸੀ। ਉਥੇ _ਸੁਬਰਨ ਸਿੰਘ ਨਾਂ ਦਾ ਇਕ ਛਤ੍ਰੀ ਸੀ, ਜੋ ਰੂਪਵਾਨ, ਧਨਵਾਨ ਅਤੇ ਅਸਤ੍ਰ 
ਚਲਾਉਣ ਵਿਚ ਪੁਬੀਨ ਸੀ।੨। 

ਉਹ _ਛਤ੍ਰੀ-ਪੁੱਤਰ ਬਹੁਤ ਸੁੰਦਰ ਸੀ, ਮਾਨੋ ਸੁੰਦਰਤਾ ਨਾਲ ਸਾਰਾ _ਲਪੇਟਿਆ ਹੋਵੇ। 
ਜਦ ਉਹ ਰਾਣੀ ਉਸ ਨੂੰ ਵੇਖ ਕੇ ਗਈ, ਤਾਂ ਸੁੱਧ ਬੁੱਧ ਤਿਆਗ ਕੇ ਦੀਵਾਨੀ ਹੋ _ਗਈ।੩। 


ਤਦ ਉਸ ਨੇ ਰੁਚੀ ਪੂਰਵਕ ਉਸ ਨਾਲ ਪ੍ਰੇਮ ਲਗਾ ਲਿਆ ਅਤੇ (ਆਪਣੇ ਆਪ ਨੂੰ) 
ਜਾਣ ਬੁਝ _ਕੇ ਅਣਜਾਣ ਦਸਣ _ਲਗੀ। (ਉਸ ਨੇ) ਇਕ ਸਹੇਲੀ ਨੂੰ ਉਸ ਕੋਲ ਭੇਜਿਆ 
ਅਤੇ ਜਿਵੇਂ ਕਿਵੇਂ ਉਸ ਨੂੰ ਘਰ ਬੁਲਾ _ਲਿਆ।੪। 

ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ ਅਤੇ ਪਾਣੀ ਪਾ ਕੇ ਭੰਗ ਘੁਟਵਾਈ। ਦੋਹਾਂ ਨੇ 
ਪਲੰਘ _ਉਤੇ _ਬੈਠ _ਕੇ _ਪੀਤੀ ਅਤੇ _ਗਲਵਕੜੀਆਂ _ਪਾ ਪਾ ਕੇ ਰਤੀ ਮਨਾਈ।੫। 


ਦੰਹਰਾ” 

ਜਦ ਨਸ਼ੇ ਕਰ ਕੇ ਅੱਖਾਂ ਵਿਚ _ਭੰਬਰ _ਤਾਰੇ ਆਣ ਲਗੇ, ਤਾਂ ਪਲੰਘ ਉਤੇ ਚੜ੍ਹ ਕੇ 
ਰਾਜ ਕੁਮਾਰੀ ਅਤੇ ਰਾਜਾ _ਰਤੀ-ਕ੍ਰੀੜਾ _ਕਰਨ _ਲਗੇ।੬। 
ਚੱਪਾਣ 


(ਉਸ) ਕੁਮਾਰੀ ਨਾਲ ਬਹੁਤ ਪ੍ਰੇਮ ਵਧਾ ਕੇ ਆਪਸ _ਵਿਚ ਇਸ ਤਰ੍ਹਾਂ ਵਿਉਂਤ (ਸੈਕੇਤ) 
ਬਣਾਈ। ਪੀਰ _ਦੀ ਧੂਣੀ _ਵਾਲੇ ਸਮੇਂ ਆਉਣਾ ਅਤੇ _ਹਲਵੇ _ਵਿਚ _ਭੰਗ _ਪਾ _ਜਾਣਾ।੮। 


ਸੋਫ਼ੀ (ਪਰਹੇਜ਼ਗਾਰ) ਚੂਰਮਾ _ਖਾਣਗੇ, ਤਾਂ _ਸਾਰੇ _ਜੀਉਂਦਿਆਂ ਹੋਇਆਂ ਮਰ _ਜਾਣਗੇ। 
ਕਰ ਕੇ ਤੁਸੀਂ ਆਉਣਾ ਅਤੇ ਮੈਨੂੰ ਧਨ ਸਹਿਤ ਨਾਲ ਲੈ _ਜਾਣਾ।੯। 


ਜਦ ਧੂੰਣੀ ਦਾ ਦਿਨ ਆਇਆ। ਤਾਂ ਭੰਗ ਪਾ ਕੇ ਚੂਰਮਾ ਪਕਾਇਆ। ਸਾਰਿਆਂ 
ਨੂੰ (ਰਾਜ ਕੁਮਾਰੀ) ਖਵਾ ਗਈ ਅਤੇ ਮੂਰਖ (ਚੇਲਿਆਂ) ਨੂੰ ਬੇਹੋਸ਼ ਕਰ ਕੇ _ਸੰਵਾ 


੪੭੨ 


ਸੀ _ਦਸਮ-ਗ੍ੂੰਥ _ਸਾਹਿਬ 


ਸੋਫੀ ਭਏ ਜਬੈ _ਮਤਵਾਰੇ। ਪ੍ਰਿਥਮ ਦਰਬ _ਹਰਿ ਬਸਤ੍ਰ _ਉਤਾਰੇ। 
ਦੁਹੂੰਅਨ ਲਿਯਾ ਦੇਸ ਕੋ _ਪੰਥਾ। ਇਹ ਬਿਧਿ ਦੈ ਸਾਜਨ ਕਹ ਸੰਥਾ। _੧੧। 


ਭਯਾ _ਪ੍ਰਾਤ ਸੋਫੀ _ਸਭ _ਜਾਗੇ। _ਪਗਰੀ ਬਸਤ੍ਰ _ਬਿਲੋਕਨ _ਲਾਗੇ। 
ਸਰਵਰ ਕਹੈ ਕ੍ਰੋਧ ਕਿਯ _ਭਾਰਾ। ਸਭਹਿਨ ਕੌ ਅਸ _ਚਰਿਤ _ਦਿਖਾਰਾ। ੧੨। 


ਸਭ _ਜੜ _ਰਹੋਂ ਤਹਾ ਮੁਖ _ਬਾਈ। _ਲਜਾ ਮਾਨ ਮੂੰਡ ਨਿਹੁਰਾਈ। 
ਭੇਦ ਅਭੇਦ ਨ ਕਿਨੂੰ ਪਛਾਨਾ। ਸਰਵਰ _ਕਿਯਾ ਸੁ ਸਿਰ ਪਰ ਮਾਨਾਂ। ੧੩। 


ਦੰਹਰਾ 
ਭੇਦ ਅਭੇਦ ਤ੍ਰਿਯਾਨ ਕੋ _ਸਕਤ ਨ ਕੋਊ ਪਾਇ। 
ਸਭਨ _ਲਖੋ ਕੈਸੇ ਛਲਾ ਕਸ ਕਰਿ ਗਈ ਉਪਾਇ। ੧੪। ੧। 


/ਏਤ ਨੰ ਲਾਰੇੜ੍ਹਾ ੫ੂਹਯਨੇ /ਤੇਯਾ ਲਾਰੇ ਮੰ ਡੂਪ ਸੱਭਾਏ ਤੀਨ ਨੌਂ ਪੰਤਾਲੀਸ਼ ਲੰਨ _ਗਆਪਤਨਾ 


ਗਤ ਨਭਨਆ ਸਤ? ੨8੫੭ ੪897 %ਫਲ,'/ 


ਚੱਪਾਣ 
ਸੁਨੁ ਰਾਜਾ ਇਕ _ਕਹੌ ਕਬਿਤ। ਜਿਹ ਬਿਧਿ ਅਬਲਾ _ਕਿਯਾ _ਚਰਿਤ। 
ਸਭਹਿਨ ਕੌ ਦਿਨ ਹੀ ਮਹਿ ਛਲਾ। ਨਿਰਖਹੁ ਯਾ _ਸੁੰਦਰਿ ਕੀ ਕਲਾ। ੧। 


ਇਸਕਾਵਤੀ ਨਗਰ ਇਕ ਸੋਹੈ। ਇਸਕ ਸੈਨ ਰਾਜਾ ਤਹ ਕੋ ਹੈ। 
ਸੀ _ਗਜਗਾਹ ਮਤੀ ਤਿਹ ਨਾਰੀ। ਜਾ ਸਮ ਕਹੂੰ ਨ ਰਾਜ ਕੁਮਾਰੀ। ੨। 


ਇਕ _ਰਣਦੂਲਹ ਸੈਨ ਨ੍ਰਿਪਤਿ ਤਿਹ। ਜਾ ਸਮ ਉਪਜਾ ਦੁਤਿਯ ਨ ਮਹਿ ਮਹਿ। 
ਮਹਾ ਸੂਰ ਅਰੁ ਸੁੰਦਰ ਘਨੋ। ਜਨੁ ਅਵਤਾਰ ਮਦਨ ਕੋ ਬਨੋ। _੩। 


ਸੋ ਨ੍ਰਿਪ ਇਕ ਦਿਨ ਚੜਾ _ਸਿਕਾਰਾ। ਮਾਰਤ ਰੀਝ _ਰੋਂਝ _ਝੰਖਾਰਾ। 
ਇਸਕਾਵਤੀ ਨਗਰ _ਤਰ _ਨਿਕਸਾ। _ਪੂਭਾ _ਬਿਲੋਕਿ ਨਗਰ _ਕੀ _ਬਿਗਸਾ। _੪। 


ਅਸ ਸੁੰਦਰਿ ਜਿਹ ਨ੍ਰਿਪ ਕੀ ਨਗਰੀ। _ਕਸ ਹ੍ਹੈ ਹੈ ਤਿਹ ਨਾਰਿ ਉਜਗਰੀ। 
ਜਿਹ ਕਿਹ ਬਿਧਿ ਤਿਹ ਰੂਪ ਨਿਹਰਿਯੈ। ਨਾਤਰ ਅਤਿਥ ਇਹੀ ਹ੍ਹੈ ਮਰਿਯੈ। ੫। 


ਬਸਤੁ _ਉਤਾਰਿ _ਮੇਖਲਾ _ਡਾਰੀ। _ਭੂਖਨ ਛੋਰਿ _ਭਿਭੂਤਿ _ਸਵਾਰੀ। 
ਸਭ _ਤਨ ਭੇਖ ਅਤਿਥ ਕਾ ਧਾਰਾ। ਆਸਨ ਆਨ ਦ੍ਰਾਰ ਤਿਹ ਮਾਰਾ। ੬। 


ਕੇਤਕ ਬਰਸ ਤਹਾ ਬਿਤਾਏ। ਰਾਜ _ਤਰੁਨਿ ਕੇ ਦਰਸ ਨ ਪਾਏ। 
ਕਿਤਕ _ਦਿਨਨ ਪੂਤਿਬਿੰਬੁ _ਨਿਹਾਰਾ। ਚਤੁਰ ਭੇਦ ਸਭ ਗਯੋ __ਬਿਚਾਰਾ। _੭। 


ਚਰਿਤ੍ਰ ਪਾਖਿਆਨ ੪੭੩ 


ਜਦ ਸੋਫ਼ੀ ਲੋਕ ਮਸਤ ਹੋ _ਗਏ। ਪਹਿਲਾਂ ਧਨ ਹਰ ਕੇ ਫਿਰ ਬਸਤ੍ਰ ਉਤਾਰ ਲਏ। 
ਦੋਹਾਂ ਨੇ ਆਪਣੇ ਦੇਸ ਦਾ ਰਾਹ ਫੜਿਆ। ਇਸ ਤਰ੍ਹਾਂ ਆਪਣੇ ਮਿਤਰ ਨੂੰ ਸਹਿਜ ਸਿਖਿਆ 
ਦਿੱਤੀ।੧੧। 

ਸਵੇਰ ਹੋਣ ਤੇ ਸਾਰੇ ਸੋਫ਼ੀ ਜਾਗੇ ਅਤੇ (ਆਪਣੇ) ਬਸਤ੍ਰ _ਅਤੇ _ਪਗੜੀਆਂ _ਲਭਣ 
ਲਗੇ। _ਕਹਿਣ ਲਗੇ ਕਿ ਪੀਰ (“ਸਰਵਰ”) ਨੇ ਸਾਡੇ ਉਤੇ ਬਹੁਤ ਕ੍ਰੋਧ ਕੀਤਾ ਹੈ ਅਤੇ 
ਸਾਰਿਆਂ ਨੂੰ ਇਹ _ਚਰਿਤੂ _ਵਿਖਾਇਆ _ਹੈ।੧੨। 

ਸਾਰੇ _ਮੂਰਖ ਉਥੇ ਮੂੰਹ ਅੱਡੀ ਖੜੋਤੇ ਰਹੇ। ਸ਼ਰਮ ਦੇ ਮਾਰਿਆਂ ਨੇ ਸਿਰ ਨੀਵਾਂ ਕਰੀ 
ਰਖਿਆ। ਕਿਸੇ ਨੇ ਵੀ ਭੇਦ ਅਭੇਦ ਨੂੰ ਨ _ਸਮਝਿਆ। ਜੋ ਪੀਰ ਨੇ ਕੀਤਾ, ਉਸ ਨੂੰ ਸਿਰ 
ਮੰਨਿਆ।੧੩। 
ਦੰਹਰਾ 

ਇਸਤਰੀਆਂ ਦਾ ਭੇਦ ਅਭੇਦ ਕੋਈ ਨਹੀਂ ਪਾ _ਸਕਿਆ। _ਸਭ _ਦੇ ਵੇਖਦਿਆਂ ਕਿਵੇਂ 
ਛਲ _ਲਿਆ ਅਤੇ ਕਿਸ ਤਰ੍ਹਾਂ ਚਰਿਤ੍ਰ _ਖੇਡ _ਗਈ।੧੪। 

/ਏਥੋ ਨੰ ਲਾਠਤੁੱਪ/ਨਆਨ ਦੇ ਤੂੰਆ ਗਾਹਤ੍ ਦੇ ਮਤਾਂ ਡੂਪ ਅੰਠਾਦ ਦੇ ੨੪੫੬ ਗਾਰਤ੍ਹ ਦੀ ਸਆਘਤੀ 

ਨਭ ਲਭ _ਹੀ/ _=28੫/ ੬857/ ਚਲਦਾ/ 
ਜੱਪਣਾ 

ਹੇ ਰਾਜਨ! ਸੁਣੋਂ, ਮੈਂ ਇਕ ਕਬਿੱਤ ਕਹਿੰਦਾ ਹਾਂ ਜਿਸ ਤਰ੍ਹਾਂ ਇਕ ਇਸਤਰੀ ਨੇ ਚਰਿਤ੍ਰ 
ਖੇਡਿਆ ਸੀ। ਸਭ ਨੂੰ ਦਿਨ ਵਿਚ ਹੀ ਛਲ ਲਿਆ। ਉਸ ਸੁੰਦਰੀ ਦੀ _ਚਾਲਾਕੀ ਵੇਖੋ।੧। 

ਇਸਕਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ। ਉਥੋਂ ਦਾ ਇਸਕ ਸੈਨ ਨਾਂ ਦਾ ਰਾਜਾ 
ਸੀ। ਉਸ ਦੀ ਗਜਗਾਹ ਮਤੀ ਨਾਂ ਦੀ ਰਾਣੀ ਸੀ, ਜਿਸ ਵਰਗੀ (ਸੁੰਦਰ) ਹੋਰ ਕੋਈ ਰਾਜ 
ਕੁਮਾਰੀ ਨਹੀਂ _ਸੀ।੨। 

ਉਥੇ _ਰਣਦੂਲਹ ਸੈਨ ਨਾਂ ਦਾ ਇਕ (ਹੋਰ) ਰਾਜਾ ਸੀ ਜਿਸ ਵਰਗਾ ਕੋਈ ਹੋਰ ਦੂਜਾ 
ਧਰਤੀ ਉਤੇ ਪੈਦਾ ਨਹੀਂ ਹੋਇਆ _ਸੀ। _ਉਹ _ਵੱਡਾ ਸੂਰਮਾ ਅਤੇ ਅਤਿ ਸੁੰਦਰ ਸੀ। (ਇੰਜ 
ਲਗਦਾ ਸੀ) ਮਾਨੋ ਕਾਮ ਦੇਵ ਦਾ ਅਵਤਾਰ _ਹੋਵੇ।੩। 

ਉਹ ਰਾਜਾ ਇਕ _ਦਿਨ ਸ਼ਿਕਾਰ ਚੜ੍ਹਿਆ ਅਤੇ (ਬਹੁਤ ਸਾਰੇ) ਰੋਝ, _ਰਿਛ _ਅਤੇ 
ਬਾਰਾਸਿੰਗੇ _ਮਾਰੇ। ਉਹ _ਇਸਕਾਵਤੀ ਨਗਰ ਦੇ ਨੇੜੇ ਜਾ _ਨਿਕਲਿਆ। _ਨਗਰ _ਦੀ ਸੁੰਦਰਤਾ 
ਵੇਖ ਕੇ ਪ੍ਰਸੰਨ _ਹੋਇਆ।੪। 

(ਮਨ ਵਿਚ _ਸੋਚਣ _ਲਗਾ--) ਜਿਸ ਰਾਜੇ ਦੀ ਨਗਰੀ ਇਤਨੀ ਸੁੰਦਰ ਹੈ, ਉਸ ਦੀ 
ਇਸਤਰੀ _(ਭਾਵ--ਰਾਣੀ) ਕਿਤਨੀ ਖ਼ੂਬਸੂਰਤ _ਹੋਵੇਗੀ। ਜਿਵੇਂ ਕਿਵੇਂ ਉਸ ਦੇ ਰੂਪ ਨੂੰ _ਵੇਖੀਏ। 
ਨਹੀਂ ਤਾਂ ਇਥੇ ਹੀ ਸਾਧ ਬਣ ਕੇ ਮਰ ਜਾਈਏ।੫। 

(ਉਸ ਨੇ) ਬਸਤ _ਉਤਾਰ _ਕੇ _ਗੋਦੜੀ ਧਾਰਨ _ਕਰ _ਲਈ। _ਗਹਿਣੇ ਲਾਹ ਕੇ ਬਿਭੂਤੀ 
(ਸੁਆਹ) ਮਲ _ਲਈ। _ਸਾਰੇ ਸ਼ਰੀਰ ਉਤੇ ਸਾਧ ਦਾ ਭੇਸ ਬਣਾ ਲਿਆ ਅਤੇ ਉਸ ਦੇ ਦੁਆਰ 
ਉਤੇ ਆਸਣ ਜਮਾ _ਦਿੱਤਾ।੬। 

(ਉਸ ਨੇ) ਕਿਤਨੇ ਵਰ੍ਹੇ (ਉਥੇ ਬੈਠਿਆਂ) ਬਿਤਾ ਦਿੱਤੇ, ਪਰ ਰਾਣੀ ਦਾ ਦੀਦਾਰ ਨ ਕਰ 
ਸਕਿਆ। _ਕਿਤਨਿਆਂ ਦਿਨਾਂ ਬਾਦ _(ਰਾਣੀ ਦੀ) ਪਰਛਾਈ _ਵੇਖੀ। (ਰਾਜਾ) ਚਤੁਰ ਸੀ (ਇਸ 
ਲਈ) ਸਾਰਾ ਭੇਦ ਵਿਚਾਰ _ਲਿਆ।੭। 


੪੭2੪ 


ਸੀ _ਦਸਮ-ਗ੍ੂੰਥ _ਸਾਹਿਬ 


ਤਰੂਨੀ ਖਰੀ ਸਦਨ ਆਨੰਦ _ਭਰਿ। ਜਲ ਪ੍ਰਤਿਬਿੰਬ ਪਰਾ ਤਿਹ ਸੁੰਦਰਿ। 
ਤਹੀ ਸੁਘਰ ਤਿਹ _ਠਾਢ _ਨਿਹਾਰਾ। ਜਾਨਿ _ਗਯੋ ਸਭ _ਭੇਦ ਸੁਧਾਰਾ। ੮। 


ਤ੍ਰਿਯਹੁ ਤਾਹਿ ਪ੍ਰਤਿਬਿੰਬੁ ਲਖਾ ਜਬ। _ਇਹ ਬਿਧਿ ਕਹਾ ਚਿਤ ਭੀਤਰ _ਤਬ। 
ਇਹੁ _ਜਨਿਯਤ ਕੋਈ ਰਾਜ _ਕੁਮਾਰਾ। ਪਾਰਬਤੀਸ _ਅਰਿ ਕੋ _ਅਵਤਾਰਾ। ੯। 


ਰਾਨੀ ਬੋਲਿ _ਸੁਰੈਗਿਯਾ _ਲੀਨਾ। ਅਤਿ ਹੀ _ਦਰਬ ਗੁਪਤ ਤਿਹ _ਦੀਨਾ। 
ਨਿਜੁ ਗ੍ਰਿਹ ਭੀਤਰਿ ਸੁਰੰਗਿ ਦਿਵਾਈ। _ਕਾਢੀ ਤਹੀ ਨ _ਕਿਨਹੂੰ _ਪਾਈ। _੧0। 


ਦੰਹਾਰਾ 
ਸਖੀ _ਤਿਸੀ ਮਾਰਗ _ਪਠੀ ਤਹੀ _ਪਹੂੰਚੀ _ਜਾਇ। 
ਗਹਿ _ਜਾਂਘਨ ਤੇ ਲੈ ਗਈ ਚਲਾ ਨ ਭੂਪ ਉਪਾਇ। _੧੧। 


ਚੱਪਲਾਂ 


ਗਹਿ ਨ੍ਰਿਪ ਕੋ ਲੈ ਗਈ ਸਖੀ ਤਹ। ਰਾਨੀ ਹੁਤੀ ਬਿਲੋਕਤਿ ਮਗ _ਜਹ। 
ਦਿਯਾ ਮਿਲਾਇ ਮਿਤ੍ਰ ਤਾ ਕੋ _ਇਨ। ਮਨ ਮਾਨਤ ਰਤਿ ਕਰੀ ਦੁਹੂ _ਤਿਨ। ੧੨। 


ਭਾਤਿ _ਭਾਤਿ ਚੁੰਬਨ ਦੁਹੂੰ _ਲੀਨੋ। _ਅਨਿਕ ਅਨਿਕ ਆਸਨ ਤ੍ਰਿਯ _ਦੀਨੇ। 
ਅਸ ਲੁਭਧਾ ਰਾਜਾ ਕੋ _ਚਿਤਾ। ਜਸ _ਗੁਨਿ ਜਨ ਸੁਨਿ _ਸੁਵਨ _ਕੜਿਤਾ। ੧੩। 


੮੨. 


ਰਾਨੀ ਕਹਤ ਬਚਨ ਸੁਨੁ _ਮੀਤਾ। ਤੌ ਸੋ ਬਧਾ ਹਮਾਰਾ ਚੀਤਾ। 
ਜਬ ਤੇ ਤਵ ਪੁਤਿਬਿੰਬੁ ਨਿਹਾਰਾ। ਤਬ ਤੇ ਮਨ ਹਠ ਪਰਿਯੋ _ਹਮਾਰਾ। ੧੪। 


ਨਿਤਿਪ੍ਰਤਿ ਚਹੈ ਤੁਮੀ ਸੰਗ _ਜਾਊ। _ਮਾਤ ਪਿਤਾ ਕੀ ਕਾਨਿ ਨ ਲ੍ਯਾਊ। 
ਅਬ ਕਿਛੁ ਅਸ ਪਿਯ ਚਰਿਤ ਬਨੈਯੈ। ਲਾਜ ਰਹੈ ਤੋਹਿ ਪਤਿ ਧੈਯੈ। ੧੫। 


ਛੋਰਿ ਕਥਾ ਤਿਹ ਭੂਪ ਸੁਨਾਈ। ਨਿਜੁ ਨ੍ਰਿਪ ਤਾ ਕੀ ਕਥਾ ਜਤਾਈ। 
ਮੈ ਹੋ ਰਾਸਟੂ ਦੇਸ ਕੋ ਰਾਜਾ। ਤਵ ਹਿਤ ਭੇਸ ਅਤਿਥ ਕੋ _ਸਾਜਾ। ੧੬। 
ਨੇਤੂ ਲਗੇ ਤੁਮ ਸੌ ਹਮਰੇ ਤਬ। ਤਵ ਪ੍ਰਤਿਬਿੰਬੁ ਲਖੇ ਜਲ ਮਹਿ _ਜਬ। 
ਤਵ ਮੁਰਿ ਜਬ ਪੁਤਿਬਿੰਬੁ _ਨਿਹਾਰਾ। ਗਯੋ _ਮਾਰਿ _ਤੁਹਿ ਮਦਨ _ਕਟਾਰਾ। ੧੭। 


ਮੁਹਿ ਲਖਿ ਧੀਰਜ ਨ ਤੁਮਰਾ ਰਹਾ। ਸੁਰੰਗਿ ਖੋਦਿ ਸਖਿਯਨ ਅਸ ਕਹਾ। 
ਸੋ ਗਹਿ ਮੁਹਿ ਗੀ ਤੀਰ ਤਿਹਾਰੀ। ਚਹਤ ਜੋ _ਥੋ_ਸੋ_ਭਈ ਪਿਯਾਰੀ। ੧੮। 


ਹੂੰ ਬੈਠ ਇਕ ਮੰਤ੍ਰ _ਬਿਚਾਰਾ। ਮੈ ਰਾਜਾ _ਲਖਿ _ਗਯੋ__ਰਖਵਾਰਾ। 
ਪਠਾਇ ਗ੍ਰਿਹ ਐਸ _ਉਚਾਰੀ। ਲੋਨ _ਲੇਤ ਨ੍ਰਿਪ ਨਾਰ _ਤਿਹਾਰੀ। ੧੯। 


। 


ਚਰਿਤ੍ਰ ਪਾਖਿਆਨ ੪੭੫ 


ਰਾਣੀ ਆਨੰਦ ਪੂਰਵਕ (ਆਪਣੇ) ਘਰ _ਵਿਚ _ਖੜੋਤੀ ਸੀ, ਤਾਂ ਉਸ ਸੁੰਦਰੀ ਦੀ 
ਪਰਛਾਈ ਪਾਣੀ ਵਿਚ ਪਈ। _ਉਥੇ _ਖੜੋਤਿਆਂ ਹੀ ਉਸ ਸੁਘੜ (ਰਾਜੇ) ਨੇ ਉਸ ਨੂੰ ਵੇਖਿਆ 


ਅਤੇ ਸਾਰੇ ਭੇਦ ਨੂੰ ਸਮਝ _ਗਿਆ।੮। 

ਜਦ ਇਸਤਰੀ ਨੇ ਵੀ ਉਸ ਦੀ ਪਰਛਾਈ (ਪਾਣੀ ਵਿਚ) ਵੇਖੀ, ਤਦ ਮਨ ਵਿਚ ਇਸ 
ਤਰ੍ਹਾਂ ਨਾਲ ਸੋਚਿਆ ਕਿ ਇਹ ਕੋਈ ਰਾਜ ਕੁਮਾਰ ਲਗਦਾ ਹੈ, (ਜਾਂ) ਕਾਮ ਦੇਵ ਦਾ ਅਵਤਾਰ 
ਹੈ।੯। 

ਰਾਣੀ ਨੇ ਇਕ ਸੁਰੰਗ _ਬੁਣਾਉਣ ਵਾਲੇ ਨੂੰ _ਬੁਲਵਾਇਆ। ਉਸ ਨੂੰ ਗੁਪਤ ਤੌਰ ਤੇ 
ਬਹੁਤ _ਧਨ _ਦਿੱਤਾ। _ਉਸ _ਨੇ ਆਪਣੇ ਘਰ ਵਿਚ ਇਕ ਸੁਰੰਗ _ਬਣਵਾਈ ਅਤੇ ਉਥੇ ਜਾ 
ਕਢੀ, ਪਰ _ਕਿਸੇ ਨੂੰ ਪਤਾ ਨ _ਲਗਾ।੧0। 
ਦੰਹਰਾ 


(ਉਸ ਨੇ) ਉਸੇ ਮਾਰਗ ਰਾਹੀਂ ਸਖੀ ਨੂੰ ਭੇਜਿਆ, (ਜੋ) ਉਥੇ ਜਾ _ਪਹੁੰਚੀ। ਰਾਜੇ 
ਟੰਗੋਂ ਪਕੜ ਕੇ ਲੈ ਗਈ ਪਰ ਉਸ (ਰਾਜੇ) ਦਾ ਕੋਈ ਉਪਾ ਨ ਚਲ ਸਕਿਆ।੧੧। 


0੨੧੨ 


ਕਾਮ-ਕ੍ਰੀੜਾ _ਕੀਤੀ।੧੨। 


ਦੇ 
ਦਿੱਤੇ। (ਉਸ ਨੇ) ਰਾਜੇ ਦਾ ਚਿਤ ਇਸ 
ਨਾਲ _ਕਵਿਤਾ ਸੁਣ ਕੇ ਮੋਹੇ ਜਾਂਦੇ ਹਨ।੧੩। 

ਰਾਣੀ ਨੇ _ਕਿਹਾ--ਹੇ ਮੇਰੇ ਮਿਤਰ! ਮੇਰੇ ਬਚਨ ਸੁਣ! ਮੇਰਾ ਚਿਤ ਤੁਹਾਡੇ ਨਾਲ ਬੰਨ੍ਹਿਆ 
ਗਿਆ ਹੈ। ਜਦ ਦੀ ਮੈਂ ਤੁਹਾਡੀ ਪਰਛਾਈ ਵੇਖੀ ਹੈ ਤਦ ਤੋਂ ਮੇਰਾ ਮਨ ਹਠ ਪੂਰਵਕ 
(ਤੁਹਾਡੇ ਵਸ ਵਿਚ) ਹੋ ਗਿਆ ਹੈ।੧੪। 

(ਮੇਰਾ ਮਨ ਇਹ) ਚਾਹੁੰਦਾ ਹੈ ਕਿ ਸਦਾ ਤੁਹਾਡੇ ਨਾਲ _ਵਿਚਰਾਂ ਅਤੇ ਮਾਤਾ ਪਿਤਾ 
ਪਰਵਾਹ ਨ ਕਰਾਂ। ਹੇ ਪ੍ਰੀਤਮ! ਹੁਣ ਕੋਈ ਅਜਿਹਾ ਚਰਿਤੂ ਕਰੀਏ ਕਿ ਲਾਜ ਵੀ ਰਹਿ 
ਅਤੇ ਤੁਹਾਨੂੰ _ਪਤੀ ਵਜੋਂ ਪ੍ਰਾਪਤ _ਕਰ _ਲਵਾਂ।੧੫। 

ਤਦ ਉਸ ਰਾਜੇ ਨੇ (ਆਪਣੀ) ਸਾਰੀ ਕਹਾਣੀ ਸੁਣਾਈ ਅਤੇ ਆਪਣੇ ਰਾਜਾ ਹੋਣ ਦੀ 
ਮੈਂ ਰਾਸਟੂ ਦੇਸ ਦਾ ਰਾਜਾ _ਹਾਂ। ਤੇਰੇ ਲਈ ਸਾਧ ਦਾ ਭੇਸ ਧਾਰਿਆ ਹੈ।੧੬। 
ਤੋਂ ਮੇਰੀਆਂ ਔਖਾਂ ਤੇਰੇ ਨਾਲ ਲਗ ਗਈਆਂ ਹਨ, ਜਦ ਦੀ ਮੈਂ ਤੇਰੀ ਪਰਛਾਈ 
ਵੇਖੀ ਹੈ। ਤੂੰ ਵੀ ਜਦ (ਜਲ ਵਿਚ) ਮੇਰੀ ਪਰਛਾਈ ਵੇਖੀ, ਤੈਨੂੰ ਵੀ ਤਦ ਦਾ 
ਕਾਮ ਦੇਵ ਕਟਾਰ ਮਾਰ _ਗਿਆ।੧੭। 

ਮੈਨੂੰ ਵੇਖ ਕੇ ਤੇਰਾ ਧੀਰਜ _ਨ ਰਿਹਾ ਅਤੇ ਸੁਰੰਗ ਪੁਟਵਾ ਕੇ ਸਖੀ ਨੂੰ ਇਸ ਤਰ੍ਹਾਂ 
ਕਿਹਾ। ਉਹ ਮੈਨੂੰ ਪਕੜ ਕੇ ਤੇਰੇ ਕੋਲ ਲੈ ਗਈ। ਹੇ ਪਿਆਰੀ! ਜੋ ਤੂੰ ਚਾਹੁੰਦੀ ਸੀ, ਉਹੀ 
ਕੁਝ ਹੋਇਆ।੧੮। 

ਦੋਹਾਂ ਨੇ ਬੈਠ ਕੇ ਇਕ ਸਲਾਹ _ਕੀਤੀ। ਮੈਨੂੰ ਰਾਜੇ ਦਾ ਚੌਕੀਦਾਰ ਵੇਖ _ਗਿਆ ਹੈ। 
(ਰਾਣੀ ਨੇ) ਯਾਰ ਨੂੰ ਘਰ ਭੇਜ ਕੇ ਇਸ ਤਰ੍ਹਾਂ ਕਿਹਾ--ਹੇ ਰਾਜਨ! ਤੁਹਾਡੀ ਰਾਣੀ ਲੂਣ ਲੈ 


ਕੇ (ਗਲ ਜਾਣਾ) ਚਾਹੁੰਦੀ ਹੈ।੧੯। 


ਦੀ) 


ਗੌਲ _ਦਸੀ। 
ਤਦ 
ਵਿਚ 


੪੭੬ ਸੀ _ਦਸਮ-ਗ੍ੰਥ _ਸਾਹਿਬ 


ਸੁਨਤ _ਸੁਵਨ ਸਭ ਜਨ ਮਿਲਿ ਆਏ। ਆਨਿ ਤਵਨ ਕਹ ਬਚਨ _ਸੁਨਾਏ। 
ਕਿਹ _ਨਿਮਿਤ ਛਾਡਤ ਹੈ ਦੇਹੀ। ਸੁਨਿ ਰਾਜਾ ਕੀ ਨਾਰਿ ਸਨੇਹੀ। ੨0। 


ਸੁਨੂ ਰਾਜਾ ਇਕ ਦਿਜ ਮਾਰਿਯੋ ਮੁਹਿ। ਲੋਨ ਲੇਉਗੀ ਸਾਚ ਕਹੂੰ ਤੁਹਿ। 


ਜੋ ਧਨ ਹਮਰੇ ਧਾਮ ਨਿਹਾਰਹੁ। ਸੋ ਸਭ ਗਾਡਿ ਗੋਰਿ ਮਹਿ ਭਾਰਹੁ। ੨੧। 


ਹੋਰਿ ਰਹੇ ਸਭ ਏਕ ਨ ਮਾਨੀ। ਪਰੀ _ਭੋਹਰਾ ਭੀਤਰ ਰਾਨੀ। 


ਆਸ ਪਾਸ ਲੈ ਲੋਨ ਬਿਥਾਰੋ। ਜੋ ਧਨ ਹੁਤੋਂ _ਗਾਡਿ ਸਭ ਡਾਰੋਂ। ੨੨। 

ਸੁਰੈਗਿ _ਸੁਰੋਗਿ ਰਾਨੀ ਤਹ _ਆਈ। _ਬੈਠੇ ਜਹਾ ਮੀਤ _ਸੁਖਦਾਈ। 

ਤਾ ਕੋ ਸੰਗ ਲੌ ਤਹੀ ਸਿਧਾਰੀ। ਮੂੜ ਲੋਗ ਕਛੁ ਗਤਿ ਨ ਬਿਚਾਰੀ। ੨੩। ੧। 
/ਏੱਤਾ ਨੀ ਲਾਰੜ੍ਹ ਪਲ੍ਯਾਨੇ /$ੈਯਾ ਲਾਰਤ੍ਹੇ ਮੰਤ ਭੂ ਸੰਭਾਏੇ ਤੀਨ ਸੌਂ /ਛਤਾਲਸ ਲਾਂਠਤੂ _਼ਆਪਤਮਆ 

ਗਤ ਨਭਮ' ਡ੍ਤ/ =੪੬/ ੬੪=੩/ #ਫਜ,/ 
ਚੱਪਾਣ 
ਜਹ ਹਮ ਦਿਸਾ ਉਤਰਾ ਸੁਨੀ। ਰਾਜਾ ਤਹਿਕ ਬਸਤ _ਥੋ_ਗੁਨੀ। 
ਕਲਗੀ ਰਾਇ ਜਾਹਿ ਜਗ _ਭਾਖਤ। ਨਾਨਾ ਦੇਸ _ਕਾਨਿ ਤਿਹ ਰਾਖਤ। _੧। 


ਮੀਤ _ਮਤੀ _ਤਿਹ ਨਾਰਿ _ਬਿਰਾਜੈ। _ਜਾਹਿ _ਬਿਲੋਕਿ ਚੰਦੂਮਾ _ਲਾਜੈ। 
ਤਾ ਕੀ ਏਕ ਲਛਿਮਿਨਿ ਦਾਸੀ। ਦੁਰਬਲ ਦੇਹ ਘੜੀ _ਅਬਿਨਾਸੀ। _੨। 


ਤਾ ਸੌ ਨਾਰਿ ਹੇਤੁ ਅਤਿ ਮਾਨੈ। ਮੂੜ ਨ ਰਾਨੀ ਕ੍ਰਿਆ ਪਛਾਨੈ। 
ਗੁਪਤ ਲੇਤ ਦਾਸੀ ਸੁ _ਛਿਮਾਹੀ। ਬੁਰੀ ਬੁਰੀ ਤਿਹ ਦੇਤ ਉਗਾਹੀ। ੩। 


ਤਿਹ ਰਾਨੀ ਅਪਨੀ ਕਰਿ _ਮਾਨੈ। ਮੂਰਖ ਤਾਹਿ _ਜਸੂਸ ਨ ਜਾਨੈ। 
ਪਰੈ ਬਾਤ ਤਾ ਕਹ ਜੇ ਸੁਵਨਨ। ਲਿਖਿ ਪਠਵੈ ਤਤਛਿਨ ਰਾਜਾ ਤਨ। ੪। 


ਹੁਤੇ ਦੋਇ ਦਾਸੀ ਕੇ ਭਾਈ। ਬਿਰਧ ਦੰਤ ਕਛੂ _ਕਹਾ ਨ _ਜਾਈ। 
ਸ੍ਯਾਮ ਬਰਨ ਇਕ _ਦੁਤਿਯ ਕੁਰੂਪਾ। ਆਖੈ ਜਾਨੁ _ਸੁਰਨ ਕੇ _ਕੂਪਾ। ੫। 


ਬਗਲ _ਗੈਧਿ ਤਿਨ ਤੇ ਅਤਿ ਆਵੈ। ਬੈਠਨ ਨਿਕਟ ਨ ਕੋਈ ਪਾਵੈ। 
ਚੇਰੀ ਭ੍ਰਾਤ ਜਾਨਿ ਹਿਤ ਮਾਨੈ। ਮੂੜ ਨਾਰਿ ਕਛੁ _ਕ੍ਰਿਯਾ ਨ ਜਾਨੈ। ੬। 
ਤਹ ਇਕ ਹੁਤੀ ਜਾਟਿ ਕੀ ਨਾਰ। ਮੈਨ ਕਹਤ ਤਿਹ ਨਾਮ _ਉਚਾਰ। 
ਜਉ ਤਿਹ ਨਾਮ ਚੇਰਿ ਸੁਨਿ ਪਾਵੇ। ਤਹ ਤੇ ਤਾਹਿ ਟੂਕਰਾ ਜਾਵੇ। _੭। 


ਤਿਨ ਇਸਤ੍ਰੀ ਇਹ _ਭਾਤਿ _ਬਿਚਾਰੀ। _ਦਾਸੀ ਮੂੜ ਹ੍ਿਦੈ ਮਹਿ _ਧਾਰੀ। 
ਭਾਇ ਖਰਚੂ ਕਛੁ _ਮਾਂਗਤ ਤੇਰੇ। ਗੁਹਜ ਪਠੈਯੈ ਕਰਿ ਕਰਿ _ਮੇਰੇ। ੮। 


ਚਰਿਤ੍ਰ ਪਾਖਿਆਨ ੪੭੭ 


ਕੰਨਾਂ ਨਾਲ ਸੁਣ ਕੇ ਸਾਰੇ ਵਿਅਕਤੀ ਮਿਲ ਕੇ ਆ ਗਏ ਅਤੇ ਆ ਕੇ ਉਸ ਨੂੰ ਕਹਿਣ 
ਲਗੇ। ਹੇ ਰਾਜੇ ਦੀ ਪਿਆਰੀ ਰਾਣੀ! ਤੂੰ ਕਿਸ ਲਈ ਸ਼ਰੀਰ ਛਡ _ਰਹੀ _ਹੈਂ।੨੧। 


(ਰਾਣੀ ਨੇ ਕਿਹਾ--) ਹੇ ਰਾਜਨ! ਸੁਣੋ, ਮੈਂ ਇਕ ਬ੍ਰਾਹਮਣ ਨੂੰ ਮਾਰਿਆ ਹੈ। ਇਸ ਲਈ 
ਮੈਂ ਸਚ ਕਹਿੰਦੀ ਹਾਂ, ਲੂਣ ਲੈ ਕੇ (ਗਲ ਜਾਵਾਂਗੀ)। ਜੋ _ਧਨ ਤੁਸੀਂ ਮੇਰੇ ਘਰ ਵਿਚ ਵੇਖੋ, 
ਉਸ ਸਾਰੇ ਨੂੰ ਕਬਰ _ਵਿਚ ਦਬ _ਦਿਓ।੨੧। 

ਸਾਰੇ ਹੋੜਦੇ ਰਹੇ, (ਪਰ ਉਸ ਨੇ) ਇਕ ਨ ਮੰਨੀ। ਰਾਣੀ ਭੋਰੇ ਵਿਚ ਪੈ ਗਈ। ਆਪਣੇ 
ਆਲੇ ਦੁਆਲੇ ਲੂਣ ਖਿਲਾਰ ਦਿੱਤਾ ਅਤੇ ਜੋ _ਧਨ ਸੀ, ਉਸ ਸਾਰੇ _ ਨੂੰ _ਗਡ _ਦਿੱਤਾ।੨੨। 


ਸੁਰੰਗ ਰਾਹੀਂ _ਰਾਣੀ ਉਥੇ ਆ ਗਈ, ਜਿਥੇ _ਸੁਖਦਾਇਕ _ਮਿਤਰ ਬੈਠਾ _ਸੀ। ਉਸ ਨੂੰ 
ਨਾਲ ਲੈ ਕੇ ਉਥੋਂ ਚਲ ਪਈ। _ਮੂਰਖ ਲੋਕਾਂ ਨੇ (ਉਸ ਦੀ) ਚਾਲ ਨੂੰ ਨ _ਸਮਝਿਆ।੨੩। 


/ਏਥੋਂ ਨੰ ਾਰੇਤੁੱਪ/ਮਆਨ ਦੇ ਤੁਆ ਲਾਰਤਹ ਦੇ ਆਹਾ ਭੂਪ ਨੰਭਾਦ ਦੇ ੨੪੬੬” ਲਾਰੜ੍ਹ ਦੀ ਨਆਮਤਨ 
ਭਾ ਲਭ _ਹੈ/ _=੬੬/ ੪੬੪੩੨/ _ਚਲਟਾ/ 


ਚੱਪਲਾਂ 


ਅਸੀਂ ਜਿਧਰ ਨੂੰ ਉੱਤਰ ਦਿਸ਼ਾ ਸੁਣੀ ਹੈ, ਉਥੇ ਇਕ _ਗੁਣਵਾਨ ਰਾਜਾ ਰਹਿੰਦਾ ਸੀ। 


ਉਸ ਨੂੰ ਜਗਤ ਕਲਗੀ ਰਾਇ ਕਹਿੰਦਾ ਸੀ। ਅਨੇਕ ਦੇਸ਼ ਉਸ _ਦੀ ਈਨ ਮੰਨਦੇ _ਸਨ।੧। 
ਉਸ ਦੀ ਰਾਣੀ ਦਾ ਨਾਂ ਮੀਤ ਮਤੀ ਸੀ, ਜਿਸ ਨੂੰ ਵੇਖ ਕੇ ਚੰਦੂਮਾ ਵੀ _ਸ਼ਰਮਾਉਂਦਾ 
ਸੀ। ਉਸ ਦੀ ਲਛਮਨੀ ਨਾਂ ਦੀ ਇਕ ਦਾਸੀ ਸੀ। ਪਰਮਾਤਮਾ ਨੇ ਉਸ ਦੇ ਸ਼ਰੀਰ ਨੂੰ ਬਹੁਤ 


ਕਾਰਜ ) ਗੁਪਤ 
(ਤਨਖ਼ਾਹ) ਲੈਂਦੀ ਸੀ ਅਤੇ ਭੈੜੀ ਭੈੜੀ ਗੱਲ _ਉਸ (ਰਾਜੇ) ਨੂੰ ਦਸਦੀ 

ਉਸ ਨੂੰ ਰਾਣੀ ਆਪਣਾ ਕਰ ਕੇ ਜਾਣਦੀ ਸੀ ਅਤੇ ਉਸ ਨੂੰ (ਰਾਜੇ ਦੀ) ਜਾਸੂਸ 
ਸਮਝਦੀ ਸੀ। ਉਸ ਦੇ ਕੰਨ ਵਿਚ ਜੋ ਗੱਲ ਪੈਂਦੀ ਸੀ, (ਉਹ) ਉਸੇ ਵੇਲੇ ਲਿਖ ਕੇ ਰਾਜੇ ਨੂੰ 
ਭੇਜ ਦਿੰਦੀ ਸੀ।੪। 

ਉਸ ਦਾਸੀ ਦੇ ਦੋ ਭਰਾ ਸਨ। (ਉਨ੍ਹਾਂ) ਵੱਡਿਆਂ ਦੰਦਾਂ ਵਾਲਿਆਂ ਬਾਰੇ 
ਨਹੀਂ ਜਾ _ਸਕਦਾ। ਇਕ ਦਾ ਰੰਗ _ਕਾਲਾ ਸੀ ਅਤੇ ਦੂਜਾ _ਕੁਰੂਪ _ਸੀ। ਅੱਖਾਂ ਮਾਨੋ 
ਰੌਗ _ਦੀ) ਸ਼ਰਾਬ _ਦੇ ਖੂਹ ਵਰਗੀਆਂ _ਸਨ।੫। 

ਉਨ੍ਹਾਂ ਦੀਆਂ _ਬਗਲਾਂ _(ਕੱਛਾਂ) ਵਿਚੋਂ ਬਹੁਤ _ਦੁਰਗੰਧ ਆਉਂਦੀ _ਸੀ। ਉਨ੍ਹਾਂ ਦੇ ਨੇੜੇ 
ਕੋਈ ਬੈਠ ਨਹੀਂ ਸਕਦਾ _ਸੀ। ਦਾਸੀ ਭਰਾ ਸਮਝ ਕੇ (ਉਨ੍ਹਾਂ ਨਾਲ) ਹਿਤ ਕਰਦੀ ਸੀ। ਉਹ 
ਮੂਰਖ ਇਸਤਰੀ ਕੁਝ _ਭੇਦ ਨਹੀਂ _ਸਮਝਦੀ _ਸੀ।੬। 

ਉਥੇ ਇਕ ਜਟ ਦੀ ਇਸਤਰੀ ਹੁੰਦੀ ਸੀ। ਉਸ ਦਾ ਨਾਂ (ਸਭ) 'ਮੈਨਾ? ਕਹਿੰਦੇ ਸਨ। 
ਜਦ ਉਸ ਦਾ ਨਾਂ ਦਾਸੀ ਸੁਣ ਲੈਂਦੀ, ਤਾਂ ਉਸ ਨੂੰ ਟੁਕੜਾ (ਖਾਣ ਨੂੰ) ਦਿੰਦੀ।੭। 

ਉਸ ਇਸਤਰੀ ਨੇ ਇਸ ਤਰ੍ਹਾਂ ਵਿਚਾਰਿਆ ਅਤੇ (ਉਸ ਦੀ ਗੱਲ ਨੂੰ) ਮੂਰਖ ਦਾਸੀ ਨੇ 
ਮਨ ਵਿਚ ਧਾਰਨ ਕਰ _ਲਿਆ। ਜੇ ਤੇਰੇ ਭਰਾ ਕੁਝ ਖਰਚ ਮੰਗਣ ਤਾਂ ਮੇਰੇ ਹੱਥ ਗੁਪਤ ਢੰਗ 
ਨਾਲ ਭੇਜ ਦਿਆ _ਕਰ।੮। 


੪੭੮ 


ਆਧੋ ਧਨ ਤਿਹ ਭ੍ਰਾਤਨ _ਦੀਨਾ। _ਆਧੋ _ਕਾਢਿ ਆਪਿ ਤ੍ਰਿਯ _ਲੀਨਾ। 
ਮੂਰਖ ਚੇਰੀ ਭੇਦ ਨ ਪਾਵੈ। ਇਹ ਚਰਿਤ੍ਰ ਤਨ ਮੂੰਡ ਮੁੰਡਾਵੈ। ੧0। ੧। 


/ਏੱਤਾ ਨੀ ਲਾਰੇਤ੍ਹ ਪਲ੍ਯਾਨੇ /ਤੇਯਾ ਲਾਰੇਤ੍ੰ ਮੰ ਡੂਪ ਅੰਭਾਦੇ ਤੀਨ ਸੈ ਅੰਤਾਲੀਸ ਲਾਂ _ਅ਼ਆਪਤਨਆ 
ਡਾ ਨਭ# ਸਤੁ? _ਤ੬੭/ ੪੪8੨੭ %ਠਲੁੰ/ 
ਚੱਪਾਣ 
ਗੌਰਿਪਾਲ ਇਕ _ਸੁਨਾ _ਨਰੇਸਾ। _ਮਾਨਤ _ਆਨਿ _ਸਕਲ _ਤਿਹ ਦੇਸਾ। 
ਗੌਰਾ ਦੇਈ ਨਾਰਿ ਤਿਹ ਸੋਹੈ। ਗੋਰਾਵਤੀ ਨਗਰ ਤਿਹ ਕੋ _ਹੈ। _੧। 


ਤਾ ਕੀ ਤ੍ਰਿਯਾ ਨੀਚ ਸੇਤੀ ਰਤਿ। ਭਲੀ ਬੁਰੀ ਜਾਨਤ ਨ ਮੂੜ _ਮਤਿ। 
ਇਕ ਦਿਨ ਭੇਦ ਭੂਪ ਲਖਿ ਲਯੋ। ਤ੍ਰਾਸਿਤ ਜਾਰੁ _ਤੁਰਤੁ ਭਭਜਿ _ਗਯੋ। ੨। 


ਗੌਰਾ ਦੇ ਇਕ _ਚਰਿਤ _ਬਨਾਯੋ। ਲਿਖਾ ਏਕ ਲਿਖਿ ਤਹਾ ਪਠਾਯੋ। 
ਇਕ ਰਾਜਾ ਕੀ ਜਾਨ ਸੁਰੀਤਾ। ਸੋ ਤਾ ਕੌ _ਠਹਰਾਯੋ _ਮੀਤਾ। ੩। 


ਤਿਸੁ ਮੁਖ ਤੇ ਲਿਖਿ ਲਿਖਾ ਪਠਾਈ। ਜਹਾ ਹੁਤੇ ਅਪਨੇ ਸੁਖਦਾਈ। 
ਕੋ ਦਿਨ ਰਮਤ ਈਹਾ ਤੇ ਰਹਨਾ। ਦੈ ਕਰਿ ਪਠਿਵਹੁ ਹਮਰਾ ਲਹਨਾ। ੪। 


ਸੋ ਪਤ੍ਹੀ ਨ੍ਰਿਪ ਕੇ ਕਰ ਆਈ। ਜਾਨੀ ਮੋਰਿ ਸੁਰੀਤਿ ਪਠਾਈ। 
ਜੜ ਨਿਜੁ ਤ੍ਰਿਯ ਕੋ ਭੇਦ ਨ ਪਾਯੋ। ਨੇਹ ਤ੍ਯਾਗ ਤਿਹ ਸਾਥ _ਗਵਾਯੋ। ੫। 


ਸੁਘਰ ਹੁਤੌ ਤੌ _ਭੇਵ ਪਛਾਨਤ। _ਤ੍ਰਿਯ ਕੀ ਘਾਤ ਸਤਿ ਕਰਿ ਜਾਨਤ। 
ਮੂੜ ਰਾਵ ਕਛੁ ਕ੍ਰਿਯਾ ਨ ਜਾਨੀ। ਇਹ ਬਿਧਿ ਮੂੰਡ ਮੂੰਡਿ ਗੀ ਰਾਨੀ। ੬। ੧। 


/ਏੱਤਾ ਨੀ ਲਾਰੈੜ੍ਹ ੫ਖ੍ਹਯਾਨੇ ਕਯਾ ਗਠਤੋੇ ਅੰਤਾਂ ਡੂਪ ਅੰਭਾਦੇ ਤੀਨ ਸੌਂ ਅਠਤਾਲੀਨ ਲਾਰੇਤੂ_ ਸਨਆਖਤਮਆ 
ਡਤ ਨਭ# ਸਤ/ _=੪੮/ ੪੪੪੯੭ ਅਠਲਹੰ/ 
ਚੱਪਣਾ 
ਸੁਨੁ ਰਾਜਾ ਇਕ _ਕਥਾ_ਪੁਕਾਸੌ। ਤੁਮਰੇ ਜਿਯ ਕਾ ਭਰਮ _ਬਿਨਾਸੋ। 
ਉਗੂਦਤ ਇਕ _ਸੁਨਿਯਤ _ਰਾਜਾ। _ਉਗ੍ਰਾਵਤੀ ਨਗਰ ਜਿਹ _ਛਾਜਾ। _੧। 


ਤਿਹ ਧਾਮ ਦੁਲਾਰੀ। ਬ੍ਰਹਮ _ਬਿਸਨ ਸਿਵ _ਤਿਹੂੰ _ਸਵਾਰੀ। 
ਅਸਿ ਕੋਈ ਨਾਰਿ ਬਨਾਈ। ਜੈਸੀ ਯਹ ਰਾਜਾ __ਕੀ ਜਾਈ। ੨। 


ਚਰਿਤ੍ਰ ਪਾਖਿਆਨ ੪੭੯ 


ਤਦ ਦਾਸੀ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਭੋਜਨ ਵਿਚ ਧਨ ਪਾ_ਦਿੱਤਾ (ਅਰਥਾਤ- 
ਭੋਜਨ ਵਿਚ ਲੁਕਾ ਦਿੱਤਾ)। ਭਰਾਵਾਂ ਲਈ (ਉਸ ਨੇ) ਖਰਚਾ ਭੇਜ ਦਿੱਤਾ। ਧਨ ਲੈ ਕੇ ਉਹ 
ਨਾਰੀ (ਜਟ-ਇਸਤਰੀ) ਘਰ ਨੂੰ ਚਲੀ _ਗਈ।੯। 

(ਉਸ ਨੇ) ਔਧਾ ਧਨ ਉਸ ਦੇ ਭਰਾਵਾਂ ਨੂੰ ਦਿੱਤਾ ਅਤੇ ਔਧਾ ਇਸਤਰੀ ਨੇ ਆਪ ਕਢ 
ਲਿਆ। ਮੂਰਖ ਦਾਸੀ ਨੇ ਭੇਦ ਨ ਪਾਇਆ ਅਤੇ ਇਸ ਚਰਿਤੁ ਰਾਹੀਂ ਆਪਣੇ ਆਪ ਨੂੰ 
ਠਗਵਾਉ'ਦੀ ਰਹੀ।੧0। 

/ਏਥੇਂ ਗੀ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸਲਾਦ ਦੇ ੩8੭ਵੇ' ਗਾਰੇਤੂ ਦੀ ਸਪਤ) 

ਭਾ ਲਭ _ਹੈ/ _=&੭/ &੬੪੪=/ _ਚਲਟਾ/ 


02੧੨ 


ਰਗ 


ਚੱਪਾਣ 

ਗੋਰਿਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ ਜਿਸ ਦੀ ਸਾਰੇ ਦੇਸ ਈਨ ਮੰਨਦੇ ਸਨ। 
ਉਸ ਦੀ ਗੋਰਾ ਦੇਈ ਨਾਂ ਦੀ ਇਸਤਰੀ ਸ਼ੋਭਦੀ ਸੀ। ਉਸ ਦਾ ਨਗਰ _ਗੋਰਾਵਤੀ _ਸੀ।੧। 

ਉਸ ਦੀ ਇਸਤਰੀ ਇਕ ਨੀਚ ਨਾਲ ਫਸੀ ਹੋਈ ਸੀ। ਉਹ ਮੂਰਖ ਚੰਗਾ ਮੰਦਾ ਨਹੀਂ 
ਜਾਣਦੀ ਸੀ। ਇਕ ਦਿਨ ਰਾਜੇ ਨੇ ਇਹ ਭੇਦ ਪਾ ਲਿਆ। ਡਰ ਦਾ ਮਾਰਿਆ ਯਾਰ ਤੁਰਤ 
ਭਜ ਗਿਆ।੨। 

ਗੋਰਾ ਦੇਈ ਨੇ ਇਕ ਚਰਿਤਰ ਖੇਡਿਆ। ਇਕ ਪੱਤਰ ਲਿਖ ਕੇ ਉਸ ਨੂੰ ਭੇਜਿਆ। (ਉਸ 
ਨੇ ਆਪਣੇ ਆਪ ਨੂੰ) ਇਕ ਰਾਜੇ ਦੀ ਦਾਸੀ ਦਸ ਕੇ, ਉਸ ਨੂੰ ਮਿਤਰ ਠਹਿਰਾਇਆ।੩। 

(ਉਸ ਨੇ) ਦਾਸੀ ਵਲੋਂ (ਉਥੇ) ਲਿਖਵਾ ਭੇਜਿਆ ਜਿਥੇ _ਉਸ _ਦਾ ਮਿਤਰ _ਠਹਿਰਿਆ 
ਹੋਇਆ ਸੀ। ਕੁਝ ਦਿਨ ਇਥੇ ਹੀ ਘੁੰਮਦਿਆਂ ਰਹਿਣਾ ਅਤੇ ਕਿਸੇ ਹੱਥ ਮੇਰਾ ਲਹਿਣਾ ਭੇਜ 
ਦੇਣਾ।੪। 

ਉਹ ਚਿੱਠੀ ਰਾਜੇ ਦੇ ਹੌੱਥ ਆ ਗਈ। (ਉਸ ਨੇ) ਸਮਝਿਆ ਕਿ ਇਹ ਮੇਰੀ ਦਾਸੀ ਨੇ 
ਭੇਜੀ ਹੈ। ਉਸ ਮੂਰਖ ਨੇ ਇਸਤਰੀ ਦਾ ਭੇਦ ਨ ਪਾਇਆ ਅਤੇ ਉਸ (ਦਾਸੀ ਨਾਲੋਂ) ਆਪਣਾ 
ਸਨੇਹ ਖ਼ਤਮ _ਕਰ _ਲਿਆ।੫। 

ਜੇ ਸਿਆਣਾ ਹੁੰਦਾ ਤਾਂ ਭੇਦ ਨੂੰ ਪਛਾਣਦਾ। ਉਸ ਨੇ ਇਸਤਰੀ ਦੀ ਘਾਤ ਨੂੰ ਸਚ 
ਕੇ ਸਮਝਿਆ। ਉਸ ਮੂਰਖ ਰਾਜੇ ਨੇ ਕੁਝ ਕ੍ਰਿਆ ਨ ਸਮਝੀ। ਇਸ ਤਰ੍ਹਾਂ ਉਸ ਨੂੰ ਰਾਣੀ 
ਗਈ।੬। 
ਏਥੋਂ ਗੰ ਗਰੇਤੂੰਪ/ਮਆਨ ਦੇ ਤੂਆ ਲਾਰੇ ਦੇ ਅੰਤ ਡੁਪ ਸੰਭਾਦ ਦੇ =#ਖਵੇ' ਗਰਤ੍ੂਹ ਦੀ ਸਮਘਤਨ 

ਭਾ ਲਭ _ਹੰ/ _=੪੮/ ੬੪੪੯/ ਚਲਦਾ? 


ਕਰ 
ਛਲ 


ਚੱਪਾਣ 

ਹੇ ਰਾਜਨ! ਸੁਣੋ, ਮੈਂ ਇਕ ਕਥਾ ਦਸਦਾ ਹਾਂ ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ 
ਹਾਂ। _ਉਗੁਦੌਤ ਨਾਂ ਦਾ ਇਕ ਰਾਜਾ ਸੁਣੀਂਦਾ ਸੀ। _ਉਹ _ਉਗ੍ਰਾਵਤੀ ਨਗਰ _ਵਿਚ ਸੁਸ਼ੋਭਿਤ 
ਸੀ।੧। 

ਉਸ ਦੇ ਘਰ ਉਗੂ ਦੇਈ ਨਾਂ ਦੀ ਪੁੱਤਰੀ ਸੀ ਜਿਸ ਨੂੰ (ਮਾਨੋ) ਬੁਹਮਾ, ਵਿਸ਼ਲੂ ਅਤੇ 
ਸ਼ਿਵ ਤਿੰਨਾਂ ਨੂੰ (ਆਪ) ਸੰਵਾਰਿਆ ਹੋਵੇ। ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾਈ 


ਸੀ, ਜਿਸ ਤਰ੍ਹਾਂ ਦੀ ਇਹ ਰਾਜ ਕੁਮਾਰੀ ਸੀ।੨। 


੪੮0) ਸੀ _ਦਸਮ-ਗ੍ੂੰਥ _ਸਾਹਿਬ 


ਅਜਬ ਰਾਇ ਇਕ ਤਹ ਖਤਿਰੇਟਾ। ਇਸਕ ਮੁਸਕ ਕੇ ਸਾਥ ਲਪੇਟਾ। 
ਰਾਜ ਸੁਤਾ ਜਬ ਤਿਹ ਲਖਿ ਪਾਯੋ। _ਪਠੈ _ਸਹਚਰੀ ਪਕਰਿ ਮੰਗਾਯੋ। _੩। 


ਕਾਮ ਭੋਗ ਮਾਨਾ ਤਿਹ ਸੰਗਾ। ਲਪਟਿ ਲਪਟਿ ਤਾ ਕੇ ਤਰ ਅੰਗਾ। 
ਇਕ ਛਿਨ ਛੈਲ ਨ ਛੋਰਾ ਭਾਵੈ। ਮਾਤ ਪਿਤਾ ਤੇ ਅਧਿਕ _ਡਰਾਵੈ। ੪। 


ਇਕ ਦਿਨ ਕਰੀ ਸਭਨ _ਮਿਜਮਾਨੀ। _ਸੰਬਲ _ਖਾਰ _ਡਾਰਿ ਕਰਿ ਸ੍ਯਾਨੀ। 
ਰਾਜਾ ਰਾਨੀ ਸਹਿਤ ਬੁਲਾਏ। ਦੇ ਦੋਊ ਬਿਖਿ ਸੂਰਗ _ਪਠਾਏ। _੫। 


ਆਪੁ _ਸਭਨ ਪੁਤਿ ਐਸ _ਉਚਾਰਾ। _ਬਰ ਦੀਨਾ ਮੁਹਿ ਕਹ ਤ੍ਰਿਪੁਰਾਰਾ। 
ਰਾਨੀ ਸਹਿਤ ਨਰਾਧਿਪ ਘਾਏ। ਮੁਰ ਨਰ ਕੇ ਸਭ ਅੰਗ ਬਨਾਏ। ੬। 


ਅਧਿਕ _ਮਯਾ ਮੋ ਪਰ ਸਿਵ _ਕੀਨੀ। ਰਾਜ ਸਮਗ੍ਰੀ ਸਭ ਮੁਹਿ ਦੀਨੀ। 
ਭੇਦ ਅਭੇਦ ਨ ਕਾਹੂ ਪਾਯੋ। ਸੀਸ ਸੁਤਾ ਕੇ _ਛਤ੍ਰ _ਫਿਰਾਯੋ। ੭। 


ਕਿਤਕ ਦਿਵਸ ਇਹ _ਭਾਤਿ ਬਿਤਾਈ। ਰੋਮ ਮਿਤੁ ਕੇ ਦੂਰ _ਕਰਾਈ। 


ਤ੍ਰਿਯ ਕੇ ਬਸਤੁ ਸਗਲ ਦੈ ਵਾ ਕੌ। ਬਰ ਆਨ੍ਯੋ ਇਸਤ੍ਰੀ ਕਰਿ ਤਾ ਕੌ। ੮। 


ਦੰਹਰਾ 
ਮਾਤ ਪਿਤਾ _ਹਨਿ ਪੁਰਖ _ਬਨ _ਬਰਿਯੋ ਮਿਤ੍ਰ ਤ੍ਰਿਯ _ਸੋਇ। 
ਰਾਜ ਕਰਾ ਇਹ ਛਲ ਭਏ ਭੇਦ ਨ ਪਾਵਤ ਕੋਇ। ੯। ੧। 


/ਏੱਤਾ ਨੰ ਗਾਰ _੫ਖੂਯਾਨੇ ,ਤਰ੍‌ਯਾ ਗਰ ਅੰਤਾਂ ਭੂਪ ਨੰਠਾਏੇ ਤੀਨ ਸੋਂ ਇਨਜਾਸ਼ ਲਾਠਤੂ ਆਤਮ 


ਡਤ ਨਭ# ਸ੍ਤ/ _=੪੯/ ੪੬੪੫੮/ %ਫ੍ਹੀ/ 
ਚੱਘਣ?/ 
ਸੁਜਨਾਵਤੀ ਨਗਰ _ਇਕ _ਪੂਰਬ। _ਸਭ _ਸਹਿਰਨ ਤੇ ਹੁਤੋ ਅਪੂਰਬ। 


ਸਿੰਘ ਸੁਜਾਨ ਤਹਾ ਕੋ _ਰਾਜਾ। ਜਿਹ ਸਮ ਬਿਧ ਨੈ ਔਰ ਨ ਸਾਜਾ। ੧। 


ਸੀ ਨਵਜੋਬਨ ਦੇ ਤਿਹ ਨਾਰੀ। ਘੜੀ ਨ ਜਿਹ ਸੀ ਬੁੂਹਮ ਕੁਮਾਰੀ। 
ਜੋ ਅਬਲਾ ਤਿਹ ਰੂਪ ਨਿਹਾਰੈ। ਮਨ ਕੂਮ ਬਚ ਇਹ _ਭਾਤਿ ਉਚਾਰੈ। ੨। 


ਇੰਦੂ ਧਾਮ ਹੈ ਐਸ ਨ ਨਾਰੀ। ਜੈਸੀ ਨ੍ਰਿਪ ਕੀ ਨਾਰਿ ਨਿਹਾਰੀ। 
ਅਸ ਸੁੰਦਰ ਇਕ ਸਾਹ ਸਪੂਤਾ। ਜਿਹ _ਲਖਿ ਪੂਭਾ _ਲਜਤ _ਪੁਰਹੂਤਾ। _੩। 


ਯਹ ਧੁਨਿ ਪਰੀ _ਤਰੁਨਿ ਕੇ _ਕਾਨਨ। ਤਬ ਤੇ ਲਗੀ ਚਟਪਟੀ ਭਾਮਨਿ। 
ਜਤਨ ਕਵਨ ਮੈ ਆਜੁ ਸੁ ਧਾਰੂੰ। ਉਹਿ ਸੁੰਦਰ ਕਹ ਨੈਨ ਨਿਹਾਰੂੰ। ੪। 


ਚਰਿਤ੍ਰ ਪਾਖਿਆਨ ੪੮੧ 


ਉਥੇ ਇਕ ਅਜਬ ਰਾਇ ਨਾਂ ਦਾ ਛਤ੍ਰੀ (ਰਹਿੰਦਾ) ਸੀ ਜੋ ਇਸ਼ਕ ਮੁਸ਼ਕ ਦੇ ਰੰਗ ਵਿਚ 
(ਪੂਰੀ ਤਰ੍ਹਾਂ) ਰੈਗਿਆ ਹੋਇਆ ਸੀ। ਰਾਜ ਕੁਮਾਰੀ ਨੇ ਜਦ ਉਸ ਨੂੰ ਵੇਖਿਆ, ਤਾਂ ਸਖੀ ਭੇਜ 
ਕੇ ਪਕੜ ਕੇ ਮੰਗਵਾ _ਲਿਆ।੩। 

ਉਸ ਦੇ ਸ਼ਰੀਰ ਹੇਠਾਂ ਲਿਪਟ ਲਿਪਟ ਕੇ ਉਸ ਨਾਲ ਕਾਮ ਭੋਗ _ਕੀਤਾ। ਇਕ ਛਿਣ 
ਲਈ ਵੀ ਉਹ ਉਸ ਜਵਾਨ ਨੂੰ ਛਡਣਾ ਨਹੀਂ ਸੀ ਚਾਹੁੰਦੀ, ਪਰ _ਮਾਤਾ _ਪਿਤਾ ਤੋਂ ਬਹੁਤ 
ਡਰਦੀ ਸੀ।੪। 


ਆਈ।੮। 
ਦੰਹਰਾ 

ਮਾਤਾ ਪਿਤਾ ਨੂੰ ਮਾਰ ਕੇ, (ਆਪ) ਪੁਰਸ਼ ਬਣ ਕੇ ਉਸ ਇਸਤਰੀ ਨੇ ਮਿਤਰ ਨਾਲ 
ਵਿਆਹ ਕਰ _ਲਿਆ। ਇਸ ਛਲ ਨਾਲ ਰਾਜ ਕੀਤਾ, ਪਰ ਕੋਈ ਵੀ ਭੇਦ ਪ੍ਰਾਪਤ ਨ ਕਰ 
ਸਕਿਆ।੯। 

/ਟਥੇਂ ਸੰ ਗਰੇਤੂੱਪ/ਮਆਨ ਦੇ ਤੂਆ ਗੰਰੇਤੂ ਦੇ ਅੰਤ ਡੁਪ ਸੰਕਾਦ ਦੇ =#5ਵੇ' ਗੰਰੇਤੂ ਦੀ ਸਮਘਤਨ 

ਭਾ ਲਭ _ਹੰ/ _=2੪੯/ ੬੪੫੮/ ਚਲਦਾ? 

ਜੱਪਣਾ 

ਪੂਰਬ ਵਲ _ਸੁਜਾਨਵਤੀ ਨਾਂ ਦਾ ਇਕ ਨਗਰ ਸੀ, ਜੋ ਸਾਰਿਆਂ ਸ਼ਹਿਰਾਂ ਨਾਲੋਂ ਅਦੁੱਤੀ 
ਸੀ। ਸੁਜਾਨ ਸਿੰਘ ਉਥੋਂ ਦਾ ਰਾਜਾ ਸੀ ਜਿਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ 
ਸੀ।੧। 

ਉਸ ਦੀ ਨਵਜੋਬਨ ਦੇ (ਦੇਈ) ਨਾਂ ਦੀ ਰਾਣੀ ਸੀ ਜਿਸ ਵਰਗੀ ਬ੍ੁਹਮਾ ਨੇ (ਕੋਈ 
ਹੋਰ) ਕੁਮਾਰੀ ਨਹੀਂ ਬਣਾਈ ਸੀ। ਜੋ ਉਸ ਅਬਲਾ ਦਾ ਰੂਪ ਵੇਖਦਾ ਤਾਂ ਮਨ, ਬਚ, _ਕਰਮ 
ਕਰ ਕੇ ਇਸ ਤਰ੍ਹਾਂ ਕਹਿੰਦਾ।੨। 

ਇੰਦਰ ਦੇ ਘਰ ਵੀ ਇਸ ਤਰ੍ਹਾਂ ਦੀ ਨਾਰੀ ਨਹੀਂ ਹੈ ਜਿਹੋ ਜਿਹੀ ਅਸੀਂ ਰਾਜੇ ਦੀ 
ਇਸਤਰੀ ਵੇਖੀ ਹੈ। (ਉਥੇ) ਇਕ ਸ਼ਾਹ ਦਾ ਇਹੋ ਜਿਹਾ ਸੁੰਦਰ ਪੁੱਤਰ ਸੀ, ਜਿਸ ਦੀ ਸੁੰਦਰਤਾ 
ਨੂੰ ਵੇਖ ਕੇ ਇੰਦਰ ਵੀ ਸ਼ਰਮਾਉਂਦਾ _ਸੀ।੩। 

ਜਦ ਇਹ _ਭਿਣਕ ਰਾਣੀ ਦੇ ਕੰਨਾਂ ਵਿਚ ਪਈ, ਤਦ ਤੋਂ _ਉਹ ਇਸਤਰੀ ਛਟਪਟਾਉਣ 
ਲਗ _ਗਈ। _(ਸੋਚਣ ਲਗੀ ਕਿ) ਅਜ ਮੈਂ ਕਿਹੜਾ ਯਤਨ ਕਰਾਂ _ਕਿ ਉਸ ਸੁੰਦਰ ਨੂੰ ਆਪਣੇ 
ਨੈਣਾਂ ਨਾਲ _ਵੇਖਾਂ।੪। 


੪੮੨ 


ਸੀ _ਦਸਮ-ਗ੍ੂੰਥ _ਸਾਹਿਬ 


ਨਗਰ _ਢੰਢੋਰਾ ਨਾਰਿ _ਫਿਰਾਯੋ। _ਸਭਹਿਨ ਕਹ _ਇਹ _ਭਾਤਿ ਸੁਨਾਯੋ। 
ਊਚ ਨੀਚ ਕੋਈ ਰਹੈ ਨ ਪਾਵੈ। ਪ੍ਰਾਤਕਾਲ ਭੋਜਨ ਸਭ _ਖਾਵੈ। ੫। 


ਰਾਜਹਿ ਬਾਤ _ਕਛੂ _ਨਹਿ _ਜਾਨੀ। _ਨਿਵਤਾ ਦਿਯੋ _ਲਖਿਯੋ _ਤ੍ਰਿਯ _ਮਾਨੀ। 
ਭਾਤਿ _ਭਾਤਿ ਪਕਵਾਨ _ਪਕਾਏ। _ਊਚ ਨੀਚ _ਸਭ _ਨਿਵਤਿ _ਬੁਲਾਏ। ੬। 


ਭੋਜਨ ਖਾਨ _ਜਨਾਵਹਿ _ਬਿਗਸਹਿ। ਤ੍ਰਿਯ ਕੀ ਦ੍ਰਿਸਟਿ ਤਰੇ ਹ੍ਹੈ ਨਿਕਸਹਿ। 
ਐਠੀ ਰਾਇ _ਜਬਾਯੋ_ਤਹਾ। _ਬੈਠਿ ਝਰੋਖੇ ਰਾਨੀ _ਜਹਾ। _੭। 


ਰਾਨੀ _ਨਿਰਖਿ ਚੀਨ ਤਿਹ ਗਈ। ਬਹੁ ਬਿਧਿ ਤਾਹਿ ਸਰਾਹਤ ਭਈ। 
ਧੈਨਿ ਧੈਨਿ ਮੁਖ ਤੇ ਬਹੁਰਿ ਉਚਾਰਾ। ਜਿਨ ਕਰਤੈ ਇਹ ਕੁਅਰ ਸਵਾਰਾ। ੮। 


ਲੀਨਾ ਸਖੀ _ਪਠਾਇ ਤਿਸੈ ਘਰਿ। ਕਾਮ ਭੋਗ ਕਿਯ ਲਪਟਿ _ਲਪਟਿ ਕਰਿ। 
ਏਕ _ਤਰੁਨ ਅਰੁ ਭਾਂਗ ਚੜਾਈ। ਚਾਰ ਪਹਰਿ ਨਿਸਿ ਨਾਰਿ ਬਜਾਈ। ੯। 


ਐਠੀ ਸੌ ਬਧਿ ਗਯੋ _ਸਨੇਹਾ। ਜੋ ਮੁਹਿ ਕਹੇ ਨ ਆਵਤ ਨੇਹਾ। 
ਭੇਦ ਸਿਥੈ ਤਿਹ ਧਾਮ ਪਠਾਯੋ। _ਆਧੀ ਰੈਨਿ ਨਰੇਸਹਿ _ਘਾਯੋ। _੧0। 


ਪ੍ਰਤਿ ਚਲੀ _ਜਰਬੇ ਕੇ _ਕਾਜਾ। _ਦਰਬੁ _ਲੁਟਾਵਤ ਨਾਰਿ ਨ੍ਰਿਲਾਜਾ। 
ਦ੍ਰਿਸਟ ਬੰਧੁ ਸਭ ਕੀ ਅਸਿ ਕਰੀ। ਸਭਹੂੰ _ਲਖਾ ਅਬਲਾ _ਜਰਿ _ਮਰੀ। ੧੧। 


ਨਿਕਸਿ ਜਾਰਿ ਸੰਗ ਆਪੁ _ਸਿਧਾਰੀ। ਭੇਦ ਨ ਲਥੈ ਪੁਰਖ ਅਰੁ _ਨਾਰੀ। 
ਦ੍ਰਿਸਟਿ ਬੰਦ ਕਰਤ ਅਸ ਭਈ। ਮੂੰਡਿ ਮੂੰਡਿ ਸਭਹਿਨ ਕੋ _ਗਈ। ੧੨। ੧। 


/ਏੱਤਾ ਹੀ ਲਾਂਰਤਹ ੫ਖ੍ਹਯਲਾਨੇ /ਤੈਯਾ ਲਾਰਤ੍ਹੇ ਮੰਨੀ ਝੂਪ ਸੰਭਾਏੇ ਤਨ ਸੌਂ ਪਚਾਸ਼ਵੇ_ ਯਾੰਠਤ_ ਸਆਖਤਮ 


ਡਾ ਸ਼ਭਆ ਤੁ) 507/ £੬£੭6/ ਆਫੜੰ/ 


ਚੱਲ? 
ਸੁਨੋ ਭੂਪ ਇਕ _ਕਹੌ_ਕਹਾਨੀ। _ਕਿਨਹੂੰ ਸੁਨੀ ਨ ਆਗੇ _ਜਾਨੀ। 
ਭੂਪ ਸੁ ਬਸਤ੍ਰ ਸੈਨ ਇਕ ਸੋਹੈ। ਤਾ ਕੇ ਸਮ ਨ ਨਰਾਧਿਪ ਕੋ ਹੈ। ੧। 


ਧਾਮ ਸੁ ਬਸਤ੍ਰ _ਮਤੀ ਤਿਹ _ਨਾਰੀ। _ਬਸਤ੍ਰਾਵਤੀ ਨਗਰ _ਉਜਿਯਾਰੀ। 
ਅਵਲ ਚੰਦ ਤਿਹ ਠਾ ਇਕ _ਰਾਵਤ। ਰਾਨੀ ਸੁਨਾ ਏਕ ਦਿਨ ਗਾਵਤ। ੨। 


ਬਧਿ ਗਯੋ ਤਾ ਸੋ ਐਸ ਸਨੇਹਾ। ਜਸ ਸਾਵਨ ਕੋ _ਬਰਸਤ ਮੇਹਾ। 
ਏਕ ਜਤਨ ਤਿਨ ਨਾਰਿ _ਬਨਾਯੋ। _ਪਠੈ ਸਖੀ ਤਿਹ ਬੋਲਿ ਪਠਾਯੋ। _੩। 


ਚਰਿਤ੍ਰ ਪਾਖਿਆਨ ੪੮੩ 


(ਉਸ) ਇਸਤਰੀ ਨੇ _ਨਗਰ _ਵਿਚ _ਢੰਡੋਰਾ _ਪਿਟਵਾ ਦਿੱਤਾ। ਸਾਰਿਆਂ ਨੂੰ ਇਸ ਤਰ੍ਹਾਂ 
ਸੁਣਾ ਦਿੱਤਾ ਕਿ ਕੋਈ ਉੱਚਾ ਨੀਵਾਂ (ਅਮੀਰ ਗ਼ਰੀਬ) ਨ ਰਹੇ ਅਤੇ ਸਭ (ਆ ਕੇ ਮੇਰੇ ਘਰ) 
ਕਲ ਸਵੇਰੇ ਪ੍ਰੀਤੀ ਭੋਜਨ _ਕਰਨ।੫। 

ਰਾਜੇ ਨੇ ਇਸ ਗੱਲ ਦਾ ਭੇਦ ਨ ਸਮਝਿਆ। (ਉਸ ਨੇ ਤਾਂ ਇਹੀ ਸੋਚਿਆ ਕਿ) ਰਾਣੀ 
ਨੇ (ਆਮ ਜਿਹਾ) _ਨਿਉਤਾ ਦਿੱਤਾ ਹੈ। ਭਾਂਤ ਭਾਂਤ ਦੇ ਪਕਵਾਨ ਪਕਵਾਏ ਗਏ ਅਤੇ ਅਮੀਰ 
ਗਰੀਬ _ਸਭ ਨੂੰ ਸਦ ਬੁਲਾਇਆ।੬। 

ਭੋਜਨ ਖਾਣ ਲਈ ਲੋਕੀਂ ਖ਼ੁਸ਼ੀ ਖੁਸ਼ੀ ਆ ਰਹੇ ਸਨ ਅਤੇ (ਝਰੋਖੇ ਵਿਚ ਬੈਠੀ) ਇਸਤਰੀ 
ਦੀ ਨਜ਼ਰ ਹੇਠੋਂ ਲੰਘਦੇ ਸਨ। ਜਦ _ਐਠੀ ਰਾਇ ਉਥੇ ਆਇਆ ਜਿਥੇ ਰਾਣੀ ਝਰੋਖੇ ਵਿਚ 
ਬੈਠੀ _ਸੀ।੭। 

ਰਾਣੀ ਉਸ ਨੂੰ ਵੇਖ ਕੇ ਪਛਾਣ ਗਈ। _ਉਸ ਦੀ ਬਹੁਤ ਤਰ੍ਹਾਂ _ਨਾਲ ਸ਼ਲਾਘਾ _ਕਰਨ 
ਲਗੀ। _(ਉਸ ਨੇ) ਫਿਰ ਮੂੰਹ ਤੋਂ _'ਧੰਨ ਧੰਨ” ਕਿਹਾ ਜਿਸ ਕਰਤਾ ਨੇ ਇਹ ਰਾਜ _ਕੁਮਾਰ 
ਬਣਾਇਆ ਸੀ।੮। 

ਉਸ ਨੂੰ ਸਖੀ ਭੇਜ ਕੇ ਘਰ ਬੁਲਾ _ਲਿਆ। ਉਸ ਨਾਲ ਲਿਪਟ _ਲਿਪਟ ਕੇ _ਰਤੀ-ਕ੍ਰੀੜਾ 
ਕੀਤੀ। ਇਕ _ਜਵਾਨ ਅਤੇ ਦੂਜੇ _ਭੰਗ ਪੀਤੀ ਹੋਈ। _ਉਸ ਨੇ ਚਾਰ _ਪਹਿਰ ਰਾਤ ਇਸਤਰੀ 
ਨਾਲ _ਸੈਯੋਗ _ਕੀਤਾ।੯। 

(ਉਸ ਦਾ) ਐਠੀ ਰਾਇ ਨਾਲ ਪ੍ਰੇਮ ਵੱਧ ਗਿਆ। (ਉਸ) ਪ੍ਰੇਮ ਦਾ ਮੇਰੇ ਕੋਲੋਂ ਵਰਣਨ 
ਨਹੀਂ ਕੀਤਾ ਜਾ _ਸਕਦਾ। ਉਸ ਨੂੰ ਭੇਦ ਦੀ ਗੱਲ ਸਮਝਾ ਕੇ ਘਰ ਭੇਜ ਦਿੱਤਾ ਅਤੇ ਅੱਧੀ 
ਰਾਤ ਨੂੰ ਰਾਜੇ ਨੂੰ ਮਾਰ _ਦਿੱਤਾ।੧0। 

ਉਹ _ਨਿਰਲਜ ਇਸਤਰੀ ਸਵੇਰੇ ਸਾਰਾ _ਧਨ 
(ਉਸ ਨੇ) ਸਾਰਿਆਂ ਦੀ ਨਜ਼ਰ _ਇਸ ਤਰ੍ਹਾਂ ਬੰਦ _ਕਰ ਦਿੱਤੀ 
ਇਸਤਰੀ ਸੜ ਮੋਈ _ਹੈ।੧੧। 

ਆਪ ਯਾਰ _ਨਾਲ ਨਿਕਲ ਕੇ ਚਲੀ ਗਈ। ਕੋਈ ਪੁਰਸ਼ ਅਤੇ ਨਾਰੀ ਇਸ ਭੇਦ ਨੂੰ ਨ 
ਸਮਝ _ਸਕਿਆ। ਇਸ ਤਰ੍ਹਾਂ ਉਸ ਨੇ ਦ੍ਰਿਸ਼ਟੀ ਬੰਦ ਕਰ ਦਿੱਤੀ ਅਤੇ ਸਭ ਨੂੰ ਛਲ ਕੇ ਚਲੀ 
ਗਈ।੧੨। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਝਾਦ ਦੇ ੩੫੭ਵੇ' ਗਾਰੇਤੂ ਦੀ ਸਖਤ) 

ਭ ਲਭ _ਹੰ/ _=੫0/ &%੭6/ ਚਲਦਾ/ 


ਚਲ _ਪਈ। 
ਸਮਝਿਆ ਕਿ 


ਚੱਪਣਾ 

ਹੇ ਰਾਜਨ! ਸੁਣੋ, ਮੈਂ ਇਕ ਕਹਾਣੀ ਕਹਿੰਦਾ ਹਾਂ। (ਇਸ ਪੁਕਾਰ ਦੀ ਕਹਾਣੀ) ਨ ਕਿਸੇ 
ਨੇ ਪਹਿਲਾਂ ਸੁਣੀ ਹੈ, ਨ ਹੀ ਜਾਣੀ ਹੈ। ਇਕ ਬਸਤੁ ਸੈਨ ਨਾਂ ਦਾ ਰਾਜਾ ਸੀ ਜਿਸ ਵਰਗਾ 
ਕੋਈ ਰਾਜਾ ਨਹੀਂ __ਸੀ।੧। 

ਉਸ ਦੇ ਘਰ ਬਸਤੁ _ਮਤੀ ਨਾਂ ਦੀ ਇਸਤਰੀ ਸੀ। (ਉਸ ਦੀ) ਬਸਤ੍ਰਾਵਤੀ ਨਾਂ ਦੀ 
ਨਗਰੀ ਬਹੁਤ ਸੁੰਦਰ ਸੀ। ਉਥੇ _ਅਵਲ ਚੰਦ ਨਾਂ ਦਾ ਇਕ ਰਾਵਤ (ਰਾਜਪੂਤ) ਸੀ। (ਉਸ 
ਨੂੰ) ਰਾਣੀ ਨੇ ਇਕ _ਦਿਨ _ਗਾਉਂਦਿਆਂ _ਸੁਣਿਆ।੨। 

(ਰਾਣੀ ਦਾ) ਉਸ ਨਾਲ ਇਸ ਤਰ੍ਹਾਂ ਦਾ ਸਨੇਹ ਵੱਧ ਗਿਆ, ਜਿਵੇਂ ਸਾਵਣ ਦੇ ਮਹੀਨੇ 
ਵਿਚ ਮੀਂਹ ਪੈਂਦਾ ਹੈ। ਉਸ ਰਾਣੀ ਨੇ ਇਕ ਚਰਿਤੂ _ਖੇਡਿਆ। ਸਖੀ ਭੇਜ ਕੇ ਉਸ ਨੂੰ ਬੁਲਾ 
ਦਲਿਆ।੩। 


੪੮੪ 


ਸੀ _ਦਸਮ-ਗ੍ਰੰਥ _ਸਾਹਿਬ 


ਦ੍ਰਿੜ _ਕੀਨਾ। _ਭਾਤਿ _ਭਾਤਿ ਪਿਯ ਕੋ ਰਸ ਲੀਨਾ। 
ਸੁ ਬਿਸਾਰਿਯੋ। ਤਾ ਕੇ ਹਾਥ ਬੇਚਿ ਜੀਯ ਡਾਰਿਯੋ। ੪। 


ਸਭ ਅਤੀਤ ਗ੍ਰਿਹਿ ਨਿਵਤਿ _ਪਠਾਏ। _ਬਸਤ੍ਰ _ਭਗੌਹੈ _ਤਿਸ _ਪਹਿਰਾਏ। 
ਆਪਹੁ ਬਸਤੁ _ਭਗੌਹੇ ਧਰਿ ਕੈ। ਜਾਤ ਭਈ ਤਿਹ ਸਾਥ _ਨਿਕਰਿ ਕੈ। ੫। 


ਚੋਬਦਾਰ _ਕਿਨਹੂੰ _ਨ __ਹਟਾਈ। _ਸਭਹਿਨ ਕਰਿ _ਜੋਗੀ _ਠਹਰਾਈ। 
ਜਬ _ਵਹੁ ਜਾਤ ਕੋਸ ਬਹੁ ਭਈ। ਤਬ ਰਾਜੈ ਪਾਛੇ ਸੁਧ ਲਈ। ੬। ੧। 


/ਏੱਤਾ ਸੀ ਲਾਰਤ੍ਹ ਪਲ੍ਹਯਾਨੇ /$ੈਯਾ ਲਾਰਤੜ੍ਹੇ ਮੰਤ ਭੂ ਸੰਭਾਏੇ ਤਨ ਸੌਂ /ਟੈਕ੍ਯਾਫਨ ਲਾਂਠਤਹ _ਅ਼ਮਮਤਨਆ 


ਗਤ ਨਭਨ ਸਤ) _=੨੫੧/ ੬੬੭੬੭ ਅ%ਫਹੀ/ 
ਚੱਪਾਣ? 
ਇਸਕ ਤੋਬੋਲ ਸਹਿਰ ਜਹ ਸੋਹੈ। ਇਸਕ ਤੌਬੋਲ ਨਰਿਸ ਤਹ ਕੋ ਹੈ। 
ਇਸਕਪੇਚ ਦੇ ਤਾ ਕੀ ਰਾਨੀ। ਸੁੰਦਰਿ ਦੇਸ ਦੇਸ ਮਹਿ ਜਾਨੀ। ੧। 


ਕਾਜੀ ਬਸਤ ਏਕ _ਤਹ ਭਾਰੋ। ਆਰਫ ਦੀਨ ਨਾਮ _ਉਜਿਯਾਰੋ। 


ਸੁਤਾ ਜੇਬਤੁਲ ਨਿਸਾ ਤਵਨ ਕੀ। ਸਸਿ ਕੀ ਸੀ ਦੁਤਿ ਲਗਤ ਜਵਨ ਕੀ। ੨। 


ਤਹ ਗੁਲਜਾਰ ਰਾਇ ਇਕ _ਨਾਮਾ। _ਥਕਿਤ ਰਹਤ _ਨਿਰਖਤ ਜਿਹ _ਬਾਮਾ। 
ਸੋ ਕਾਜੀ ਕੀ ਸੁਤਾ _ਨਿਹਾਰਾ। ਮਦਨ _ਬਾਨ _ਤਹ ਤਾਹਿ ਪ੍ਰਹਾਰਾ। ੩। 


ਹਿਤੂ ਜਾਨਿ ਇਕ ਸਖੀ _ਬੁਲਾਈ। ਤਾ ਕਹ ਕਹਾ ਭੇਦ ਸਮਝਾਈ। 
ਜੌ ਤਾ ਕਹ ਤੈ ਮੋਹਿ ਮਿਲਾਵੈ। ਮੁਖ ਮਾਗੈ ਸੋਈ ਬਰੁ ਪਾਵੈ। ੪। 


ਸਖੀ ਗਈ ਤਬ ਹੀ ਤਾ ਕੇ ਪੂਤਿ। ਆਨਿ ਮਿਲਾਇ ਦਯੌ ਤਿਨ ਸੁਭ ਮਤਿ। 


ਭਾਤਿ ਭਾਤਿ ਦੁਹੂੰ ਕਰੇ _ਬਿਲਾਸਾ। ਤਜਿ _ਕਰਿ ਮਾਤ ਪਿਤਾ ਕੋ ਤ੍ਰਾਸਾ। ੫। 
ਅਸ ਗੀ ਅਟਕਿ ਤਵਨ ਪਰ _ਤਰੁਨੀ। ਜੋਰਿ ਨ _ਸਕਤ ਪਲਕ ਸੌ _ਬਰਨੀ। 


ਰੈਨਿ ਦਿਵਸ ਤਿਹ ਪੂਭਾ ਨਿਹਾਰੈ। _ਧੰਨ੍ਯ ਜਨਮ _ਕਰਿ ਅਪਨ ਬਿਚਾਰੈ। _੬। 


ਧਨਿ _ਧਨਿ ਤਵਨ ਦਿਵਸ _ਬਡਭਾਗੀ। _ਜਿਹ _ਦਿਨ ਲਗਨ ਤੁਮਾਰੀ ਲਾਗੀ। 


ਅਬ ਕਛੂ ਐਸ ਉਪਾਵ ਬਨੈਯੈ। ਜਿਹ ਛਲ _ਪਿਯ ਕੇ ਸੰਗ ਸਿਧੈਯੈ। ੭। 
ਬੋਲਿ ਭੇਦ ਸਭ _ਪਿਯਹਿ _ਸਿਖਾਯੋ। _ਰੋਮਨਾਸ _ਤਿਹ ਬਦਨ _ਲਗਾਯੋ। 
ਸਭ ਹੀ ਕੇਸ ਦੂਰ ਕਰਿ ਡਾਰੇ। ਪੁਰਖ ਨਾਰਿ ਨਹਿ ਜਾਤ ਬਿਚਾਰੇ। ੮। 


ਸਭ _ਤ੍ਰਿਯ ਭੇਸ ਧਰਾ ਪ੍ਰੀਤਮ ਜਬ। _ਠਾਢਾ ਭਯੋ _ਅਦਾਲਤਿ ਮੈ _ਤਬ। 
ਕਹਿ ਮੁਰ ਚਿਤ ਕਾਜੀ ਸੁਤ ਲੀਨਾ। ਮੈ ਚਾਹਤ ਤਾ ਕੌ ਪਤਿ ਕੀਨਾ। ੯। 


ਚਰਿਤ੍ਰ ਪਾਖਿਆਨ ੪੮੫ 


ਉਸ _ਨਾਲ _ਚੰਗੀ ਤਰ੍ਹਾਂ _ਨਾਲ _ਕਾਮ-ਭੋਗ _ਕੀਤਾ ਅਤੇ ਤਰ੍ਹਾਂ `ਤਰ੍ਹਾਂ _ਨਾਲ ਪ੍ਰੀਤਮ _ਦਾ 
ਰਸ _ਮਾਣਿਆ। ਉਸ ਨੇ _ਰਾਜ-ਪਾਟ ਸਭ ਕੁਝ ਭੂਲਾ ਦਿੱਤਾ ਅਤੇ ਉਸ ਦੇ ਹੱਥ ਆਪਣਾ 
ਹਿਰਦਾ ਹੀ ਵੇਚ _ਦਿੱਤਾ।੪। 

(ਉਸ ਨੇ) ਸਾਰਿਆਂ ਸਾਧਾਂ ਨੂੰ ਆਪਣੇ _ਘਰ ਆਉਣ ਦਾ _ਨਿਉਤਾ ਦਿੱਤਾ। _ਉਸ 
(ਆਪਣੇ ਪ੍ਰੇਮੀ) ਨੂੰ ਵੀ _ਭਗਵੇ ਬਸਤ੍ਰ _ਪਵਾ ਦਿੱਤੇ। (ਉਸ ਨੇ) ਆਪ _ਵੀ ਭਗਵੇ ਬਸਤੁ 
ਧਾਰਨ ਕਰ _ਲਏ ਅਤੇ ਉਸ ਦੇ ਨਾਲ ਹੀ ਨਿਕਲ ਗਈ।੫। 

ਕਿਸੇ ਚੋਬਦਾਰ ਨੇ (ਉਸ ਨੂੰ) ਨ ਰੋਕਿਆ। ਸਭ ਨੇ (ਉਸ ਨੂੰ) ਜੋਗੀ ਹੀ ਸਮਝਿਆ। 
ਜਦ _ਉਹ ਬਹੁਤ ਕੋਹ _ਦੂਰ ਨਿਕਲ _ਗਈ। _ਤਾਂ ਪਿਛੋਂ _ਰਾਜੇ ਨੂੰ ਪਤਾ _ਲਗਿਆ।੬। 

/ਏਥੇਂ ਸੰ ਗਰੇਤਰੰਪਆਨ ਦੇ ਤੁਆ ਗਾਰੈਤ੍ਰ ਦੇ ਮੰਤ ਭੂਪ ਸ਼ੰਕਾਦ ਦੇ ੩੫ਓਵੇ' ਗਰੇੜ੍ਹ` ਦੀ ਸਮ੫ਤ 

ਅਠ ਠਭਾ ਹੀ) =੫੧/ &੬੭੬/ ਜਲਦਾ/ 
ਚੱਪਣਾ 

ਇਸਕ ਤੈਬੋਲ ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ ਉਥੇ ਇਸਕ ਤੌਬੋਲ ਨਾਂ ਦਾ ਰਾਜਾ 
ਰਾਜ ਕਰਦਾ _ਸੀ। ਉਸ ਦੀ ਰਾਣੀ ਇਸਕਪੇਚ ਦੇ (ਦੇਈ) ਸੀ, ਜੋ ਦੇਸ ਦੇਸਾਂਤਰਾਂ ਵਿਚ 
ਸੁੰਦਰ ਮੰਨੀ ਜਾਂਦੀ _ਸੀ।੧। 

ਉਥੇ ਇਕ ਵੱਡਾ ਕਾਜ਼ੀ ਰਹਿੰਦਾ ਸੀ। ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ। ਉਸ 
ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ ਜਿਸ ਦੀ _ਛਬੀ ਚੰਦੂਮਾ ਵਰਗੀ ਲਗਦੀ _ਸੀ।੨। 


ਉਥੇ ਗੁਲਜ਼ਾਰ ਰਾਇ ਨਾਂ ਦਾ ਇਕ (ਵਿਅਕਤੀ) ਸੀ ਜਿਸ ਨੂੰ ਵੇਖ ਕੇ ਇਸਤਰੀਆਂ 
ਥਕੀਆਂ ਰਹਿ ਜਾਂਦੀਆਂ _ਸਨ। _(ਜਦ) ਉਸ ਨੂੰ ਕਾਜ਼ੀ ਦੀ ਪੁੰਤਰੀ ਨੇ ਵੇਖਿਆ ਤਾਂ ਉਸ ਨੂੰ 
ਕਾਮ ਨੇ ਬਾਣ ਮਾਰਿਆ।੩। 

ਹਿਤੂ ਜਾਣ ਕੇ (ਉਸ ਨੇ) ਇਕ ਸਖੀ ਨੂੰ ਬੁਲਾਇਆ ਅਤੇ ਉਸ ਨੂੰ (ਸਾਰਾ) ਭੇਦ ਕਹਿ 
ਕੇ ਸਮਝਾਇਆ। ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ, ਤਾਂ ਮੂੰਹ ਮੰਗਿਆ ਵਰ (ਇਨਾਮ) ਪ੍ਰਾਪਤ 
ਕਰੇ'।੪। 

ਸਖੀ ਤਦ ਹੀ ਉਸ ਕੋਲ ਗਈ ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ ਕੇ 
ਮਿਲਾ ਦਿੱਤਾ। ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ ਭਾਂਤ ਭਾਂਤ ਦੇ ਬਿਲਾਸ ਕੀਤੇ।੫। 


ਇਸ ਤਰ੍ਹਾਂ ਉਹ ਇਸਤਰੀ _ਉਸ (ਯੁਵਕ) ਉਤੇ ਮੋਹਿਤ ਹੋ ਗਈ। (ਉਹ ਉਸ ਨੂੰ 
ਵੇਖਦਿਆਂ) ਪਲਕ _ਨਾਲ _ਪਲਕ _('ਬਰਨੀ”) ਨਹੀਂ ਜੋੜ _ਸਕਦੀ _ਸੀ। ਰਾਤ ਦਿਨ ਉਸ ਦੀ 
ਛਬੀ ਨੂੰ ਵੇਖਦੀ ਰਹਿੰਦੀ ਅਤੇ ਆਪਣੇ ਜਨਮ ਨੂੰ ਧੰਨ _ਸਮਝਦੀ।੬। 

(ਕਹਿੰਦੀ--) ਉਹ _ਵੱਡਭਾਗੀ _ਦਿਨ ਧੰਨ ਹੈ ਜਿਸ ਦਿਨ ਤੁਹਾਡੀ ਲਗਨ _ਲਗੀ_ਸੀ। 
ਹੁਣ ਕੋਈ ਅਜਿਹਾ _ਉਪਾ ਕੀਤਾ ਜਾਏ ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ 
ਸਕੇ।੭। 

ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ ਅਤੇ ਰੋਮਨਾਸਨੀ ਉਸ ਦੇ ਮੂੰਹ 
ਉਤੇ ਲਗਾ _ਦਿੱਤੀ। (ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ। (ਹੁਣ ਉਹ) ਪੁਰਸ਼ ਨਹੀਂ 
ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ _ਸੀ)।੮। 

ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ _ਲਿਆ, ਤਦ ਉਹ ਅਦਾਲਤ 
ਵਿਚ ਜਾ ਖੜੋਤਾ। ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ 
ਲਿਆ ਹੈ। ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ।੯। 


੪੮੬ 


ਸੀ _ਦਸਮ-ਗ੍ੂੰਥ _ਸਾਹਿਬ 


ਕਾਜੀ _ਕਾਢਿ _ਕਿਤਾਬ _ਨਿਹਾਰੀ। ਦੇਖਿ ਦੇਖਿ ਕਰਿ ਇਹੈ ਉਚਾਰੀ। 
ਜੋ ਆਵੈ ਆਪਨ ਹ੍ਹੈ ਰਾਜੀ। ਤਾ ਕਹ ਕਹਿ ਨ ਸਕਤ ਕਛੁ _ਕਾਜੀ। ੧0। 


ਯਹ ਹਮਰੇ ਸੁਤ ਕੀ ਭੀ ਦਾਰਾ। ਹਮ ਯਾ ਕੀ ਕਰਿ ਹੈ ਪ੍ਰਤਿਪਾਰਾ। 
ਭੇਦ ਅਭੇਦ ਜੜ _ਕਛੂ _ਨ__ਚੀਨੀ। _ਨਿਰਖਿਤ _ਸਾਹ _ਮੁਹਰ ਕਰਿ _ਦੀਨੀ। _੧੧। 


ਮੁਹਰ ਕਰਾਇ ਧਾਮ ਵਹ _ਗਯੋ। _ਪੁਰਸ ਭੇਸ ਧਰਿ ਆਵਤ ਭਯੋ। 
ਜਬ ਦਿਨ _ਦੁਤਿਯ ਕਚਹਿਰੀ _ਲਾਗੀ। _ਪਾਤਸਾਹ _ਬੈਠੇ _ਬਡਭਾਗੀ। _੧੨। 


ਕਾਜੀ ਕੋਟਵਾਰ ਥੋ _ਜਹਾ। ਪੁਰਖ ਭੇਸ ਧਰਿ ਆਯੋ _ਤਹਾ। 
ਸੰਗ ਸੁਤਾ ਕਾਜੀ ਕੀ _ਆਨੀ। ਸਾਹ ਸੁਨਤ ਇਹ _ਭਾਤਿ _ਬਖਾਨੀ। _੧੩। 


ਨਿਰਖਹੁ _ਕਾਜਿ _ਸੁਤਾ ਮੁਹਿ _ਬਰਾ। _ਆਪਹਿ _ਰੀਝਿ ਮਦਨਪਤਿ _ਕਰਾ। 
ਵਹੈ ਮੁਹਰ _ਹਜਰਤਿਹਿ _ਦਿਖਾਈ। ਜੋ ਇਸਤ੍ਰੀ ਹੂੈ ਆਪੁ _ਕਰਾਈ। _੧੪। 


ਨਿਰਖਤ _ਮੁਹਰ ਸਭਾ ਸਭ _ਹਸੀ। _ਕਾਜਿ ਸੁਤਾ ਮਿਤਵਾ ਗ੍ਰਿਹ _ਬਸੀ। 
ਕਾਜੀ ਹੂੰ ਚੁਪ ਹੈ ਕਰਿ ਰਹਾ। ਨ੍ਯਾਇ _ਕਿਯਾ ਤੈਸਾ ਫਲ _ਲਹਾ। _੧੫। 


ਦੰਹਾਰਾ 
ਇਹ ਛਲ ਸੋ ਕਾਜੀ ਛਲਾ ਬਸੀ ਮਿਤ੍ਰ ਕੇ _ਧਾਮ। 
ਲਖਨ _ਚਰਿਤ ਚਤੁਰਾਨ ਕੋ _ਹੈ ਨ ਕਿਸੀ ਕੋ ਕਾਮ। ੧੬। ੧। 
/ਇਤਾ ਡੰ_ਯਾਰੈੜ੍ਹਾ ਪਲਯਾਨੋ /ਫਰਯਾ ਯੰਰੇਤ੍ਹਂ ਨੰਦ ਭੂਪ ਸੰਝਾਦੇ ਤੀਨ ਲਾਵਨ ਗੰਰੇਤ੍ਹ ਨਮਪਤਨਾ 
ਗਤ ਨਭ#ਆ ਸ੍ਤ/ _=੫੨/ ੪੬੬੯੨/ %ਫਰੀੰ/ 
ਦੱਪਣ? 
ਸੁਨਹੁ ਰਾਜ ਇਕ ਕਥਾ _ਉਚਾਰੋਂ। ਜਿਯ ਤੁਮਰੇ ਕੋ ਭਰਮ ਨਿਵਾਰੋ। 
ਬਿਸਨਾਵਤੀ ਨਗਰ _ਇਕ _ਦਛਿਨ। _ਬਿਸਨ ਚੰਦ ਤਹ ਭੂਪ _ਬਿਚਛਨ। _੧। 


ਉਗੂ ਸਿੰਘ ਤਹ ਸਾਹੁ _ਭਨਿਜੈ। ਕਵਨ ਭੂਪ ਪਟਤਰ ਤਿਹ ਦਿਜੈ। 
ਸੀ ਰਨਝੂਮਕ ਦੇ ਤਿਹਾ _ਬਾਲਾ। ਚੰਦੂ _ਲਯੋ_ਜਾ ਤੇ _ਉਜਿਯਾਲਾ। _੨। 


ਸੁੰਭ ਕਰਨ ਕਹ _ਹੁਤੀ ਬਿਵਾਹੀ। ਸੋ ਦਿਨ ਏਕ ਨਿਰਖ ਨ੍ਰਿਪ ਚਾਹੀ। 
ਜਤਨ ਥਕਿਯੋ ਕਰਿ ਹਾਥ ਨ ਆਈ। ਕੋਪ ਬਢਾ ਅਤਿ ਹੀ ਨਰ ਰਾਈ। ੩। 


ਦੇਖਹੁ ਇਹੁ ਅਬਲਾ _ਕਾ__ਹੀਯਾ। ਜਿਹ _ਕਾਰਨ ਹਮ _ਅਸ ਛਲ _ਕੀਯਾ। 
ਰੰਕ ਛੋਰਿ ਕਰਿ ਰਾਵ ਨ ਭਾਯੋ। ਬਹੁ ਭ੍ਰਿਤਨ ਕਹ ਤਹਾ ਪਠਾਯੋ। _੪। 


ਚਰਿਤ੍ਰ ਪਾਖਿਆਨ ੪੮੭ 


ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ ਅਤੇ ਵੇਖ ਵੇਖ ਕੇ ਇਹੀ ਕਿਹਾ--ਜੋ ਆਪ ਰਜ਼ਾਮੰਦੀ 
ਨਾਲ ਆਏ, ਉਸ ਨੂੰ ਕਾਜ਼ੀ ਕੁਝ _ਨਹੀਂ _ਕਹਿ _ਸਕਦਾ।੧0। 

ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ, ਹੁਣ ਮੈਂ ਇਸ ਦੀ ਪਾਲਣਾ _ਕਰਾਂਗਾ। 
ਉਸ ਮੂਰਖ ਨੇ ਕੋਈ ਭੇਦ ਅਭੇਦ ਨ ਸਮਝਿਆ ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ 
ਦੀ) ਮੋਹਰ ਲਗਾ _ਦਿੱਤੀ।੧੧। 

ਮੋਹਰ ਲਗਵਾ ਕੇ _ਉਹ ਘਰ ਚਲਾ ਗਿਆ ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ। 
ਜਦ ਦੂਜੇ ਦਿਨ ਕਚਹਿਰੀ ਲਗੀ ਅਤੇ _ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ।੧੨। 

ਜਿਥੇ ਕਾਜ਼ੀ ਅਤੇ ਕੋਤਵਾਲ ਸਨ, (ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ ਗਿਆ। 
ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ ਅਤੇ ਬਾਦਸ਼ਾਹ ਦੇ _ਸੁਣਦੇ ਹੋਇਆਂ ਇਸ 
ਤਰ੍ਹਾਂ _ਕਿਹਾ--।੧੩। 

ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ ਅਤੇ ਆਪ ਹੀ 
ਕਾਮ ਦੇਵ ਵਰਗਾ ਪਤੀ ਪ੍ਰਾਪਤ _ਕੀਤਾ _ਹੈ। _ਉਹੀ ਮੋਹਰ ਬਾਦਸ਼ਾਹ ਨੂੰ ਵਿਖਾ 
ਇਸਤਰੀ ਹੋ ਕੇ ਆਪ ਲਗਵਾਈ _ਸੀ।੧੪। 

ਮੋਹਰ ਨੂੰ ਵੇਖ ਕੇ ਸਾਰੀ ਸਭਾ _ਹਸਣ ਲਗੀ ਕਿ ਕਾਜ਼ੀ ਦੀ ਪੁੱਤਰੀ ਮਿਤਰ ਦੇ ਘਰ 
ਜਾ ਵਸੀ ਹੈ। ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ। (ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ 
ਉਸੇ ਤਰ੍ਹਾਂ ਦਾ _ਫਲ ਪ੍ਰਾਪਤ _ਕਰ _ਲਿਆ।੧੫। 


ਰੀਝ 
ਦਿੱਤੀ ਜੋ 


ਦੰਹਾਰਾ 
ਇਸ ਤਰ੍ਹਾਂ ਨਾਲ ਕਾਜ਼ੀ ਨੂੰ ਛਲ _ਕੇ ਮਿਤਰ ਦੇ ਘਰ ਜਾ _ਵਸੀ। ਇਸਤਰੀਆਂ ਦੇ 
ਨੂੰ 


ਵੇਖਣਾ (ਸਮਝਣਾ) ਕਿਸੇ ਦੇ ਵਸ ਦੀ ਗੱਲ ਨਹੀਂ ਹੈ।੧੬। 


/ਏਥੋ ਨੰ ਲਾਠਤੁੱਪ/ਨਆਨ ਦੇ ਤੂੰਆ ਗਾਹੜ੍ਹ ਦੇ ਮੰਡੀ ਝੂਪ ਸੰਠਾਦ ਦੇ ੩੫੨ਵ' ਗਾਹੇਤ੍ਹ ਦੀ ਨਆਘਤਨ 
ਭਾ ਲਭ _ਹੰ/ _=੫੨/ ੬੬੪੯੨/ ਚਲਦਾ? 


ਚਰਿਤ੍ਰ 


੫ 


ਚੱਪਾਣ? 

ਹੇ ਰਾਜਨ! ਸੁਣੋ, ਇਕ ਕਥਾ ਦਾ ਵਰਣਨ ਕਰਦਾ ਹਾਂ। (ਜਿਸ ਨਾਲ) ਤੁਹਾਡੇ ਮਨ ਦਾ 
ਭਰਮ ਦੂਰ ਕਰਦਾ ਹਾਂ। ਦੱਖਣ ਦਿਸ਼ਾ ਵਿਚ ਇਕ _ਬਿਸਨਾਵਤੀ ਨਾਂ ਦਾ ਨਗਰ ਹੈ। ਉਥੋਂ ਦਾ 
ਬਿਸਨ ਚੰਦ ਨਾਂ ਦਾ ਬੁੱਧੀਮਾਨ ਰਾਜਾ _ਸੀ।੧। 

ਉਥੋਂ ਦੇ ਸ਼ਾਹ ਦਾ ਨਾਂ ਉਗੂ ਸਿੰਘ ਸੀ। ਉਸ ਦੀ ਸੁੰਦਰਤਾ ਦੀ ਤੁਲਨਾ ਕਿਸ ਨਾਲ 
ਦੇਈਏ (ਭਾਵ! ਕਿਸੇ ਨਾਲ ਨਹੀਂ ਦਿੱਤੀ ਜਾ _ਸਕਦੀ)। ਉਸ ਦੇ ਘਰ ਰਨਝੂਮਕ ਦੇ (ਦੇਈ) 
ਨਾਂ ਦੀ ਪੁੱਤਰੀ ਸੀ, ਜਿਸ ਤੋਂ _ਚੰਦੂਮਾ ਨੇ ਰੌਸ਼ਨੀ ਲਈ ਸੀ।੨। 

ਉਹ _ਸੁੰਭ ਕਰਨ ਨਾਲ ਵਿਆਹੀ ਹੋਈ ਸੀ। ਉਸ ਨੂੰ ਇਕ ਦਿਨ ਰਾਜੇ ਨੇ ਵੇਖਣਾ 
ਚਾਹਿਆ। (ਰਾਜਾ) ਯਤਨ ਕਰ ਕੇ ਥਕ ਗਿਆ, ਪਰ ਉਹ ਹੱਥ ਵਿਚ ਨ ਆਈ। (ਫਲਸਰੂਪ) 
ਰਾਜੇ ਦਾ ਕ੍ਰੋਧ ਬਹੁਤ ਵੱਧ _ਗਿਆ।੩। 

(ਕਹਿਣ ਲਗਾ--) ਇਸ ਅਬਲਾ _ਦਾ ਜਿਗਰਾ ਵੇਖੋ। _ਜਿਸ ਵਾਸਤੇ ਮੈਂ _`ਇਤਨਾ ਛਲ 
(ਯਤਨ) ਕੀਤਾ, ਪਰ (ਉਸ ਨੂੰ) ਰੰਕ ਛਡ ਕੇ ਰਾਜਾ ਚੰਗਾ ਨਹੀਂ ਲਗਿਆ। (ਰਾਜੇ ਨੇ) ਉਸ 
ਪਾਸ ਕਈ ਸੇਵਕਾਂ ਨੂੰ _ਭੇਜਿਆ।੪। 


੪੮੮ 


ਸੀ _ਦਸਮ-ਗ੍ੰਥ _ਸਾਹਿਬ 


ਸੁਨਤ ਬਚਨ ਚਾਕਰ ਤਹ _ਗਏ। ਘੇਰ ਲੇਤ ਤਾ ਕੋ ਘਰ _ਭਏ। 
ਤਾ ਕੇ ਪਤਿ ਕਹ ਹਨਾ ਰਿਸਾਈ। ਭਾਜਿ ਗਈ ਤ੍ਰਿਯ ਹਾਥ ਨ ਆਈ। ੫। 


ਮ੍ਰਿਤਕ ਨਾਥ _ਜਬ _ਨਾਰਿ _ਨਿਹਾਰਿਯੋ। _ਇਹੈ _ਚੰਚਲਾ _ਚਰਿਤ _ਬਿਚਾਰਿਯੋ। 
ਕਵਨ ਜਤਨ ਰਾਜਾ ਕਹ _ਮਰਿਯੈ। ਅਪਨੇ ਪਤਿ ਕੋ ਬੈਰ ਉਤਰਿਯੈ। ੬। 


ਲਿਖ _ਪਤਿਯਾ _ਪਠਈ _ਇਕ _ਤਹਾ। _ਬੈਠੋ ਹੁਤੋ ਨਰਾਧਿਪ _ਜਹਾ। 


੮ 


ਜੋ_ਮੋਕਹ ਰਾਨੀ ਤੁਮ ਕਰਹੁ। ਤੋਂ ਮੁਹਿ ਭੂਪ ਆਜੁ ਹੀ ਬਰਹੁ। ੭। 


ਸੁਨਤ ਬਚਨ ਨ੍ਰਿਪ ਬੋਲਿ ਪਠਾਈ। _ਪਰ _ਕੀ_ਤ੍ਰਿਯ ਰਾਨੀ ਠਹਰਾਈ। 
ਜਿਹ ਤਿਹ ਬਿਧਿ ਤਾ ਕੋ ਗ੍ਰਿਹਿ ਆਨੋ। ਭੇਦ ਅਭੇਦ ਜੜ ਕਛੁ ਨ ਪਛਾਨੋ। ੮। 


ਸੰਗ ਅਪਨੇ ਤਾ ਕੌ ਲੈ ਸੋਯੋ। ਚਿਤ ਕੋ ਭਰਮੁ ਸਕਲ ਹੀ ਖੋਯੋ। 
ਕਾਮਾਤੁਰ ਹੂੈ ਹਾਥ _ਚਲਾਯੋ। _ਕਾਢਿ ਕ੍ਰਿਪਾਨ ਨਾਰਿ _ਤਿਨ ਘਾਯੋ। _੯। 


ਨ੍ਹਿਪ ਕਹ ਮਾਰਿ ਵੈਸਹੀ ਡਾਰੀ। ਤਾ ਪਰ ਤ੍ਰਯੋ ਹੀ ਬਸਤ੍ਰ _ਸਵਾਰੀ। 
ਆਪੁ ਜਾਇ ਨਿਜੁ ਪਤਿ ਤਨ ਜਲੀ। _ਨਿਰਖਹੁ _ਚਤੁਰਿ ਨਾਰਿ ਕੀ _ਭਲੀ।੧0। 


ਦੰਹਰਾ 
ਬੈਰ ਲਿਯਾ _ਨਿਜੁ ਨਾਹਿ ਕੋ _ਨ੍ਰਿਪ ਕਹ _ਦਿਯਾ ਸੰਘਾਰਿ। 
ਬਹੁਰਿ ਜਰੀ ਨਿਜੁ ਨਾਥ ਸੌ ਲੋਗਨ _ਚਰਿਤ ਦਿਖਾਰਿ। _੧੧। ੧। 
/ਇਤਾ ਸੀ ਯਾਰੇਤ੍ਹਾ ਪਰ੍ਹਯਾਨੇ /ਭ੍ਰਯਾ ਯਰੇੜੂ #ੰਤਹੀ ਭੂਪ ਸੰਭਾਦੇ ਤਨ ਸੌ /ਵਰ੍‌ਪਨ ਗਾਰੇਤ੍ਹ ਨਆਪਤਮ 
ਗਤ ਨਭਨਆ' ਸ੍ਤ/ ੨੫੨੩੭ ੬੦/ਤ/ %#ਫਜ, / 
ਚੱਪਣਾ 
ਸੁਨਹੁ ਭੂਪ ਇਕ ਕਥਾ _ਨਵੀਨੀ। _ਕਿਨਹੂੰ _ਲਖੀ ਨ ਆਗੇ _ਚੀਨੀ। 
ਰਾਧਾ ਨਗਰ ਪੂਰਬ ਮੈ ਜਹਾ। ਰੁਕਮ ਸੈਨ ਰਾਜਾ ਇਕ _ਤਹਾ। ੧। 


ਸੀ ਦਲਗਾਹ ਮਤੀ ਤ੍ਰਿਯ ਤਾ ਕੀ। ਨਰੀ ਨਾਗਨੀ ਤੁਲਿ ਨ ਵਾ ਕੀ। 


ਚ 


ਸੁਤਾ _ਸਿੰਧੁਲਾ ਦੇਇ _ਭਨਿਜੈ। _ਪਰੀ _ਪਦਮਨੀ ਪੂਕ੍ਰਿਤ _ਕਹਿਜੈ। _੨। 


ਤਹਿਕ ਭਵਾਨੀ ਭਵਨ _ਭਨੀਜੈ। ਕੋ ਦੂਸਰ _ਪਟਤਰ _ਤਿਹਿ ਦੀਜੈ। 
ਦੇਸ ਦੇਸ ਏਸੂਰ ਤਹ _ਆਵਤ। _ਆਨਿ _ਗਵਰਿ ਕਹ ਸੀਸ ਝੁਕਾਵਤ। _੩। 


ਭੁਜਬਲ ਸਿੰਘ ਤਹਾ ਨ੍ਰਿਪ ਆਯੋ। _ਭੋਜ ਰਾਜ `ਤੇ _ਜਨੁਕ _ਸਵਾਯੋ। 
ਨਿਰਖਿ ਸਿੰਧੁਲਾ ਦੇ ਦੁਤਿ ਤਾ ਕੀ। ਮਨ ਬਚ ਕਰਮ ਚੇਰੀ ਭੀ ਵਾ ਕੀ। ੪। 


ਚਰਿਤ੍ਰ ਪਾਖਿਆਨ ੪੮੯ 


(ਰਾਜੇ ਦੀ) ਗੱਲ ਸੁਣ ਕੇ ਸੇਵਕ ਉਸ ਕੋਲ ਗਏ। (ਉਨ੍ਹਾਂ ਨੇ) ਉਸ ਦਾ ਘਰ ਘੇਰ 
ਲਿਆ। ਉਸ ਦੇ ਪਤੀ ਨੂੰ ਗੁੱਸੇ ਵਿਚ ਆ ਕੇ ਮਾਰ ਦਿੱਤਾ। (ਪਰ) ਇਸਤਰੀ ਭਜ _ਗਈ, 
(ਉਨ੍ਹਾਂ ਦੇ) ਹੱਥ ਨ _ਆਈ।੫। 

ਜਦ ਉਸ ਇਸਤਰੀ ਨੇ ਪਤੀ ਨੂੰ ਮਰਿਆ ਹੋਇਆ ਵੇਖਿਆ, (ਤਾਂ ਉਸ) ਇਸਤਰੀ ਨੇ 
ਇਹ ਚਰਿਤ੍ਰ _ਵਿਚਾਰਿਆ। _ਕਿਸ ਯਤਨ _ਨਾਲ ਰਾਜੇ ਨੂੰ ਮਾਰਿਆ ਜਾਏ ਅਤੇ ਆਪਣੇ ਪਤੀ 
ਦਾ ਵੈਰ ਉਤਾਰਿਆ _ਜਾਏ।੬। 

(ਉਸ ਨੇ) ਇਕ ਚਿੱਠੀ ਲਿਖ ਕੇ ਉਥੇ ਭੇਜੀ ਜਿਥੇ ਰਾਜਾ ਬੈਠਿਆ ਹੋਇਆ ਸੀ। 
ਰਾਜਨ! ਜੇ ਤੁਸੀਂ ਮੈਨੂੰ ਆਪਣੀ ਰਾਣੀ ਬਣਾਉਣਾ ਚਾਹੋ, ਤਾਂ ਮੈਨੂੰ ਅਜ ਹੀ ਆ ਕੇ 
ਲਵੋਂ ।੭। 

ਇਹ ਗੱਲ ਸੁਣ ਕੇ ਰਾਜੇ ਨੇ ਬੁਲਵਾ ਲਈ। ਪਰਾਈ ਇਸਤਰੀ ਨੂੰ ਰਾਣੀ ਬਣਾ 

ਕਝ 


ਹੇ 
ਵਰ 
ਦ ਵੀ ਨ 


ਲਿਆ। ਜਿਵੇਂ ਕਿਵੇਂ ਉਸ ਨੂੰ ਘਰ ਲੈ ਆਇਆ। _ਉਸ ਮੂਰਖ ਨੇ ਭੇਦ ਅਭੇਦ 
ਸਮਝਿਆ।੮। 


ਕੇ ਉਸੇ ਤਰ੍ਹਾਂ ਸੁਟ ਦਿੱਤਾ ਅਤੇ ਉਸ ਉਤੇ ਉਸੇ ਤੜ੍ਹਾਂ ਬਸਤੁ _ਸੰਵਾਰ 
ਕੇ ਪਾ ਦਿੱਤੇ। ਫਿਰ ਆਪ ਜਾ ਕੇ ਆਪਣੇ ਪਤੀ ਨਾਲ ਸੜ __ਗਈ। ਵੇਖੋ, ਉਸ _ਚਤੁਰ 


/ਏਥੋ ਨੰ ਲਾਰਤੁੱਪ/ਨਆਨ ਦੇ ਤੁੰਆ ਗਾਰੜ੍ਹ ਦੇ ਮੰਡੀ ਭੂਆ ਨੰਭਾਏ ਦੇ =੫=ਵ' ਗਾਰੜ੍ਹ ਦੀ ਸਮਾਪਤੀ 
ਭਾ ਲਭ _ਹੰ/ _=੫=/ ੬੫6=/ ਚਲਦਾ? 


ਹੇ ਰਾਜਨ! ਇਕ ਨਵੀਂ ਕਥਾ _ਸੁਣੋ। ਇਹ ਕਿਸੇ ਨੇ ਨ (ਪਹਿਲਾਂ) ਵੇਖੀ ਹੈ ਅਤੇ ਨ ਹੀ 
ਪੂਰਬ ਵਿਚ ਰਾਧਾ ਨਗਰ ਹੈ, ਉਥੇ ਰੁਕਮ ਸੈਨ ਨਾਂ ਦਾ ਇਕ ਰਾਜਾ 


ਦੀ ਦਾ ਨਾਂ ਦਲਗਾਹ ਮਤੀ ਸੀ ਜਿਸ ਦੇ ਬਰਾਬਰ _ਨਰੀ ਅਤੇ _ਨਾਗਨੀ 
ਵੀ) ਨਹੀਂ ਸੀ। ਉਸ ਦੀ ਸਿੰਧੁਲਾ ਦੇਈ ਨਾਂ ਦੀ ਪੁੰਤਰੀ ਦਸੀ ਜਾਂਦੀ ਸੀ ਜੋ ਪਰੀ ਜਾਂ 
ਦੇ ਮੰਨੀ ਜਾਂਦੀ ਸੀ।੨। 
ਦਾ ਭਵਨ (ਮੰਦਿਰ) ਦਸਿਆ ਜਾਂਦਾ ਸੀ। 


ਉਸ 
ਜਾਏ। ਉਥੇ ਦੇਸ ਦੇਸ ਦੇ ਰਾਜੇ ਆਉਂਦੇ ਸਨ ਅਤੇ 


੪੯0 


ਸੀ _ਦਸਮ-ਗ੍ਰੰਥ _ਸਾਹਿਬ 


ਆਗੇ ਹੁਤੀ ਔਰ ਸੋ _ਪਰਨੀ। ਅਬ ਇਹ ਸਾਥ ਜਾਤ ਨਹਿ _ਬਰਨੀ। 
ਚਿਤ ਮਹਿ ਅਧਿਕ ਬਿਚਾਰ _ਬਿਚਾਰਤ। _ਸਹਚਰਿ _ਪਠੀ ਤਹਾ ਹ੍ਹੈ _ਆਰਤਿ। _੫। 


ਸੁਨੁ ਰਾਜਾ ਤੈ ਪਰ ਮੈ ਅਟਕੀ। ਭੁਲਿ ਗਈ ਸਭ ਹੀ ਸੁਧਿ ਘਟ ਕੀ। 


ਹੈ. ਪਹਿ ਅੜ ਤੁਖ਼ ਦਰਜ 'ਦਿਖਾਂਵ। ਅਮ੍ਰਿਤ ਡਰਿਂ ਜਨ ਮਤੇ 'ਜਿੀਵ। 


ਸੁਨਿ ਸਖੀ ਬਚਨ ਕੁਅਰਿ ਕੇ ਆਤੁਰ। ਜਾਤ ਭਈ ਰਾਜਾ ਤਹਿ ਸਾਤਿਰ। 
ਜੁ ਕਛੁ ਕਹਿਯੋ ਕਹਿ ਤਾਹਿ ਸੁਨਾਯੋ। ਸੁਨਿ ਬਚ ਭੂਪ ਅਧਿਕ ਲਲਚਾਯੋ। _੭। 


ਚਿੰਤ ਕਰੀ ਕਿਹ ਬਿਧਿ ਤਹ ਜੈਯੈ। ਕਿਹ ਛਲ ਸੌ ਤਾ ਕੌ ਹਰਿ ਲਯੈਯੈ। 
ਸੁਨਿ ਬਚ ਭੂਖਿ ਭੂਪ ਕੀ ਭਾਗੀ। ਤਬ ਤੇ ਅਧਿਕ ਚਟਪਟੀ ਲਾਗੀ। ੮। 


ਭੂਪ _ਸਖੀ ਤਬ _ਤਹੀ _ਪਠਾਈ। _ਇਸਥਿਤ _ਹੁਤੀ ਜਹਾ _ਸੁਖਦਾਈ। 
ਕਹਾ _ਚਰਿਤ ਕਛੁ _ਤੁਮਹਿ _ਬਨਾਵਹੁ। ਜਿਹ ਛਲ ਸਦਨ ਹਮਾਰੇ ਆਵਹੁ। ੯। 
ਏਕ ਢੋਲ ਤ੍ਰਿਯ ਕੋਰ ਮੰਗਾਵਾ। ਬੈਠਿ ਚਰਮ ਸੋ ਬੀਚ _ਮੜਾਵਾ। 
ਇਸਥਿਤ ਆਪੁ ਤਵਨ ਮਹਿ ਭਈ। ਇਹ ਛਲ ਧਾਮ ਮਿਤ੍ਰ ਕੇ ਗਈ। ੧0। 


ਇਹ ਛਲ ਢੋਲ _ਬਜਾਵਤ _ਚਲੀ। _ਮਾਤ _ਪਿਤਾ ਸਭ _ਨਿਰਖਤ _ਅਲੀ। 
ਭੇਵ ਅਭੇਵ ਨ ਕਿਨਹੂੰ ਪਾਯੋ। ਸਭ ਹੀ ਇਹ _ਬਿਧਿ_ਮੂੰਡ ਮੁੰਡਾਯੋ। ੧੧। 


ਦਹਰਾ 
ਇਹ ਚਰਿਤ੍ਰ ਤਨ ਚੰਚਲਾ ਗਈ ਮਿਤ੍ਰ ਕੇ _ਧਾਮ। 
ਢੋਲ _ਢਮਾਕੋ ਦੈ ਗਈ _ਕਿਨਹੂੰ ਲਖਾ ਨ _ਬਾਮ। ੧੨। ੧। 


/ਏੱਤਾ ਹੰ ਗਾਂਠਤਹ ੫ਲ੍ਹਯਾਨੇ /ਤੈਯਾ ਲਾਰੇੜ੍ਹੇ ਅੰਤਾਂ ਭੂਪ ਨੰਭਾਦੇ ਤੀਨ ਸੋਂ ਚੱਫਨ ਲਾਠਤ੍ਹ ਸਮਾਪਤਮ 
ਗਤ _ਨਭਨ ਸਤ) _=੨੫੪/ ੬੫੧੫੭ #ਫਹੀ/ 


ਚੱਪਲਾਂ 


ਸੁਨੁ ਰਾਜਾ ਇਕ ਕਥਾ ਅਪੂਰਬ। ਜੋ ਛਲ _ਕਿਯਾ ਸੁਤਾ ਨ੍ਰਿਪ ਪੂਰਬ। 
ਭੁਜੰਗ _ਧੁਜਾ ਇਕ _ਭੂਪ _ਕਹਾਵਤ। ਅਮਿਤ _ਦਰਬ _ਬਿਪਨ _ਪਹ _ਦ੍ ਯਾਵਤ। _੧। 


ਅਜਿਤਾਵਤੀ ਨਗਰ ਤਿਹ _ਰਾਜਤ। _ਅਮਰਾਵਤੀ _ਨਿਰਖਿ ਜਿਹ _ਲਾਜਤ। 
ਬਿਮਲ ਮਤੀ ਤਾ ਕੇ ਗ੍ਰਿਹ ਰਾਨੀ। ਸੁਤਾ ਬਿਲਾਸ ਦੇਇ ਪਹਿਚਾਨੀ। _੨। 


ਮੰਤ੍ਰ ਜੰਤਰ ਤਿਨ ਪੜੇ _ਅਪਾਰਾ। ਜਿਹ ਸਮ ਪੜੇ ਨ ਦੂਸਰਿ ਨਾਰਾ। 
ਗੰਗ _ਸਮੁਦੂਹਿ ਜਹਾ _ਮਿਲਾਨੀ। ਤਹੀ _ਹੁਤੀ ਤਿਨ ਕੀ _ਰਾਜਧਾਨੀ। _੩। 


ਚਰਿਤ੍ਰ ਪਾਖਿਆਨ ੪੯੧ 


ਉਹ ਪਹਿਲਾਂ ਕਿਸੇ ਹੋਰ ਨਾਲ ਵਿਆਹੀ ਹੋਈ ਸੀ। ਹੁਣ ਇਸ (ਰਾਜੇ) ਨਾਲ ਵਿਆਹੀ 
ਨਹੀਂ ਜਾ ਸਕਦੀ ਸੀ। (ਉਸ ਨੇ) ਚਿਤ ਵਿਚ ਅਧਿਕ ਵਿਚਾਰ ਕਰ ਕੇ ਅਤੇ ਬਹੁਤ ਦੁਖੀ ਹੋ 
ਕੇ ਇਕ ਸਖੀ ਉਸ ਪਾਸ _ਭੇਜੀ।੫। 


ਜੇ 

ਕੇ 
ਬੋਲ ਸਖੀ ਜਲਦੀ ('ਸਾਤਿਰ”) ਨਾਲ ਰਾਜੇ ਕੋਲ ਚਲੀ 
ਕੁਝ (ਕੁਮਾਰੀ ਨੇ) ਕਿਹਾ ਸੀ, (ਉਹ) ਉਸ ਨੂੰ ਕਹਿ ਸੁਣਾਇਆ। (ਉਸ ਸਖੀ ਦੇ) 
ਕੇ ਰਾਜਾ ਬਹੁਤ ਲਲਚਾਇਆ।੭। 
ਨੇ ਮਨ ਵਿਚ) ਸੋਚਿਆ ਕਿ ਉਥੇ ਕਿਸ ਤਰ੍ਹਾਂ ਜਾਇਆ ਜਾਵੇ ਅਤੇ ਕਿਸ ਛਲ 
ਨੂੰ ਕਢ ਕੇ ਲਿਆਉਂਦਾ ਜਾਏ। (ਸਖੀ ਦੇ) ਬੋਲ ਸੁਣ ਕੇ ਰਾਜੇ ਦੀ ਭੁਖ ਚਲੀ 
ਤੋਂ ਬਹੁਤ ਕਾਹਲ ਹੋਣ ਲਗ _ਗਈ।੮। 
ਨੇ _ਸਖੀ ਨੂੰ ਉਥੇ (ਭੇਜਿਆ), ਜਿਥੇ ਉਹ ਸੁਖ ਦੇਣ ਵਾਲੀ _ਪ੍ਰਿਯਾ _ਬੈਠੀ 
ਸੀ। ਕਹਿ ਭੇਜਿਆ ਕਿ ਕੋਈ ਚਰਿਤ੍ਰ ਖੇਡ ਜਿਸ ਛਲ ਨਾਲ (ਤੂੰ) ਮੇਰੇ ਘਰ ਆ ਜਾਏਂ।੯। 


(ਇਹ ਸੁਣ ਕੇ) ਇਸਤਰੀ ਨੇ ਇਕ _ਅਣਲੱਗ (ਕੋਰ) ਢੋਲ ਮੰਗਵਾਇਆ। ਉਸ ਵਿਚ 
ਬੈਠ ਕੇ ਚਮੜੇ ਨਾਲ ਮੜ੍ਹਵਾਇਆ। ਉਸ _ਵਿਚ ਆਪ ਸਥਿਤ ਹੋ ਗਈ। _ਇਸ ਛਲ ਨਾਲ 
ਮਿਤਰ ਦੇ _ਘਰ ਪਹੁੰਚ ਗਈ।੧0। 

ਇਸ ਛਲ ਨਾਲ ਢੋਲ _ਵਜਾਉਂਦੀ ਹੋਈ ਉਹ _ਚਲੀ _ਗਈ। _ਮਾਤਾ ਪਿਤਾ ਅਤੇ _ਸਖੀਆਂ 
ਵੇਖਦੀਆਂ ਰਹਿ _ਗਈਆਂ। ਕਿਸੇ ਨੇ ਵੀ ਭੇਦ ਅਭੇਦ ਨੂੰ ਨ _ਸਮਝਿਆ। ਸਾਰੇ ਹੀ ਇਸ ਤਰ੍ਹਾਂ 
ਠਗੇਂ ਗਏ।੧੧। 
ਦੰਹਰਾ 

ਇਸ ਚਰਿਤ੍ਰ ਨਾਲ ਉਹ ਇਸਤਰੀ ਮਿਤਰ ਦੇ ਘਰ ਚਲੀ ਗਈ। ਢੋਲ ਨੂੰ ਡਗੇ ਮਾਰ 
ਕੇ ਚਲੀ ਗਈ, ਕੋਈ ਵੀ (ਉਸ) ਇਸਤਰੀ ਨੂੰ ਵੇਖ ਨ __ਸਕਿਆ।੧੨। 


/ਏਥੋ ਨੰ ਲਾਰਤੁੱਪ/ਨਆਨ ਦੇ ਤੂੰਆ ਗਾਹਤ੍ ਦੇ ਤਾੰ ਡੂਪ ਅੰਲਾਦ ਦੇ =੫੪ਵੋ' ਗਾਰਤ੍ਹ ਦੀ ਸਆਪਤੀ 
ਨਭ ਨ੍ਭ _ਹੈ/ _=੫£/ ੬੫੧੫/ ਚਲਦਾ/ 


ਇ 
ਜੋ, 3 ' 


ਨ 
ਪੈ ਗੋ, ਤੈਂ ਤੂ 


3) 4 


ਚੱਪਣਾ 

ਹੇ ਰਾਜਨ! ਇਕ ਅਦੁੱਤੀ ਕਥਾ ਸੁਣੋ ਜੋ ਛਲ ਪਹਿਲਾਂ ਕਦੇ ਰਾਜੇ ਦੀ ਪੁੰਤਰੀ ਨੇ 
ਕੀਤਾ _ਸੀ। _ਇਹ ਰਾਜਾ ਭੁਜੰਗ _ਧੁਜਾ ਨਾਂ ਨਾਲ ਜਾਣਿਆ ਜਾਂਦਾ _ਸੀ। ਉਹ ਬ੍ਰਾਹਮਣਾਂ ਨੂੰ 
ਬਹੁਤ ਧਨ ਦਾਨ ਦਿੰਦਾ _ਸੀ।੧। 

ਉਹ _ਅਜਿਤਾਵਤੀ ਨਗਰੀ ਵਿਚ ਰਹਿੰਦਾ ਸੀ ਜਿਸ ਨੂੰ ਵੇਖ ਕੇ 
ਸ਼ਰਮਾਉਂਦੀ ਸੀ। ਉਸ ਦੇ ਘਰ ਬਿਮਲ ਮਤੀ ਨਾਂ ਦੀ ਰਾਣੀ ਸੀ। ਉਸ ਦੀ ਪੁੱਤਰੀ ਬਿਲਾਸ 
ਦੇਈ ਸੀ।੨। 

ਉਸ ਨੇ ਮੌਤ ਜੰਤੂ ਬਹੁਤ ਅਧਿਕ ਪੜ੍ਹੇ ਹੋਏ _ਸਨ। _ਉਸ ਵਰਗੇ ਕਿਸੇ ਹੋਰ ਇਸਤਰੀ 
ਨੇ ਨਹੀਂ ਪੜ੍ਹੇ _ਸਨ। ਜਿਥੇ ਗੰਗਾ ਜਾ ਕੇ ਸਮੁੰਦਰ ਵਿਚ ਮਿਲਦੀ ਹੈ, ਉਥੇ ਉਸ ਦੀ ਰਾਜਧਾਨੀ 
ਸੀ।੩। 


੪੯੨ 


ਸੀ _ਦਸਮ-ਗ੍ਰੰਥ _ਸਾਹਿਬ 


ਨਿਰਖਿ ਪੂਭਾ ਤਿਹ ਜਾਤ ਨ ਕਹੀ। _ਰਜਧਾਨੀ ਐਸੀ ਤਿਹ _ਅਹੀ। 
ਊਚ _ਧੌਲਹਰ ਤਹਾ ਸੁਧਾਰੇ। ਜਿਨ _ਪਰ _ਬੈਠਿ _ਪਕਰਿਯਤ ਤਾਰੇ। _੪। 


ਮਜਨ _ਹੇਤ ਤਹਾ ਨ੍ਰਿਪ ਆਵਤ। _ਨਾਇ _ਪੂਰਬਲੇ ਪਾਪ _ਗਵਾਵਤ। 
ਤਹ ਇਕ ਨ੍ਹਾਨ _ਨਰਾਧਿਪ _ਚਲੋ। _ਜੋਬਨਵਾਨ ਸਿਪਾਹੀ _ਭਲੋ। _੫। 


ਸੋ ਬਿਲਾਸ ਦੇ ਨੈਨ _ਨਿਹਾਰਾ। ਮਨ ਕਰਮ ਬਚ _ਇਹ ਭਾਤਿ _ਬਿਚਾਰਾ। 
ਕੈ ਮੈ ਅਬ ਯਾਹੀ ਕਹ ਬਰਿ ਹੋ। ਨਾਤਰ ਬੂਡਿ ਗੰਗ ਮਹਿ ਮਰਿ ਹੋ। ੬। 


ਏਕ _ਸਖੀ ਲਖਿ ਹਿਤੂ ਸਿਯਾਨੀ। ਤਾ ਸੌ ਚਿਤ ਕੀ ਬਾਤ _ਬਖਾਨੀ। 
ਜੋ ਤਾ ਕੌ ਤੂੰ ਮੁਝੈ ਮਿਲਾਵੈ। ਮੁਖ ਮਾਗੈ ਜੇਤੋ ਧਨ ਪਾਵੈ। _੭। 


ਤਬ ਸਖਿ ਗਈ ਤਵਨ ਕੇ ਗ੍ਰੇਹਾ। ਪਰ ਪਾਇਨ ਅਸਿ ਦਿਯੋ _ਸੰਦੇਹਾ। 
ਰਾਜ ਸੁਤਾ ਤੁਮਰੈ ਪਰ ਅਟਕੀ। ਭੂਲਿ ਗਈ ਤਾ ਕਹਿ ਸੁਧਿ ਘਟ ਕੀ। ੮। 


ਸੁਨਿ ਨ੍ਰਿਪ ਬਚਨ ਭਯੋ _ਬਿਸਮੈ ਮਨ। ਇਹ ਬਿਧਿ ਤਾਹਿ ਬਖਾਨੇ _ਬੈਨਨ। 
ਅਸ ਕਿਛੁ _ਕਰਿਯੈ ਬਚਨ ਸ੍ਯਾਨੀ। ਸ੍ਰੀ ਬਿਲਾਸ ਦੇ ਹ੍ਹੈ ਮੁਰ _ਰਾਨੀ।੯। 


ਤੁਮ ਨ੍ਰਿਪ ਭੇਸ ਨਾਰਿ ਕੋ ਧਾਰਹੁ। _ਭੂਖਨ ਬਸਤਰ ਅੰਗ _ਸੁਧਾਰਹੁ। 
ਭੁਜੰਗ ਧੁਜ ਕਹ ਦੈ ਦਿਖਰਾਈ। ਫੁਨਿ _ਅੰਗਨਾ ਮਹਿ ਜਾਹੁ _ਛਪਾਈ। _੧0। 


ਭੂਪਤਿ ਬਸਤ੍ਰ ਨਾਰਿ ਕੇ ਧਾਰੇ। ਅੰਗ ਅੰਗ _ਗਹਿਨਾ ਗੁਹਿ ਡਾਰੇ। 

ਭੁੰਜਗ _ਧੁਜ ਕਹ ਦਈ _ਦਿਖਾਈ। _ਨਿਜੁ _ਅੰਗਨਾ ਮਹਿ ਗਯੋ _ਲੁਕਾਈ। _੧੧। 
ਨਿਰਖਿ ਭੂਪ ਤਿਹ ਰਹਾ ਲੁਭਾਇ। ਵਹੈ ਸਖੀ ਤਹ ਦੇਇ ਪਠਾਇ। 

ਪ੍ਰਿਥਮੇ ਨਿਰਖਿ ਤਾਹਿ ਤੁਮ ਆਵਹੋ। ਬਹੁਰਿ _ਬਿਯਾਹ ਕੋ _ਬ੍ਯੋਤ _ਬਨਾਵਹੁ। _੧੨। 
ਸੁਨਤ ਬਚਨ _ਸਹਚਰਿ ਤਹ _ਗਈ। _ਟਾਰਿ ਘਰੀ ਦੈ ਆਵਤ _ਭਈ। 

ਤਿਹ ਮੁਖ ਤੇ ਹ੍ਹੈ ਬਚਨ ਉਚਾਰੇ। ਸੁਨਹੁ ਸੂਵਨ ਦੈ ਭੂਪ ਹਮਾਰੇ। ੧੩। 


ਪ੍ਰਥਮ ਸੁਤਾ ਅਪਨੀ ਤਿਹ _ਦੀਜੈ। _ਬਹੁਰੌ _ਬਹਿਨਿ ਤਵਨ ਕੀ ਲੀਜੈ। 
ਸੁਨਤ ਬੈਨ ਨ੍ਰਿਪ ਫੇਰ ਨ ਕੀਨੋ। _ਦੁਹਿਤਹਿ ਕਾਢਿ ਤਵਨ ਕਹ ਦੀਨੋ। _੧੪। 


ਸੁਤਾ ਪੁਥਮ ਦੈ _ਬ੍ਯਾਹ _ਰਚਾਯੋ। ਨ੍ਰਿਪ ਕੌ _ਬ੍ਯਾਹ ਨਾਰਿ ਕਰ ਲ੍ਯਾਯੋ। 
ਤਬ ਤਿਨ ਬਧਿ ਤਿਹ ਜੜ ਕੋ ਕਿਯੋ। ਦੁਹਿਤਾ ਸਹਿਤ ਰਾਜ ਹਰ _ਲਿਯੋ। _੧੫। 


ਪੁਥਮ ਸੁਤਾ ਰਾਜਾ ਕੀ ਹਰੀ। ਬਹੁਰਿ ਨਾਸ ਤਿਹ ਤਨ ਕੀ ਕਰੀ। 
ਬਹੁਰੌ _ਛੀਨਿ _ਰਾਜ ਤਿਨ _ਲੀਨਾ। _ਬਰਿ ਬਿਲਾਸ ਦੇਈ ਕਹ __ਕੀਨਾ। ੧੬। ੧। 


/ਏੱਤਾ ਹੀੰ ਲਾਂਰਤਹ ਪਖ੍ਹਯਲਾਨੇ /ਤੈਯਾ ਲਾਰਤ੍ਹੇ ਮੰਨੀ ਭੂਪ ਸੰਭਾਏੇ ਤੀਨ ਐਂ ਖਲ੫ਨ ਲਾਰੇਤ ਨਆਪਤਨਮ 
ਮਤ ਨਭ#ਆ ਸਤ) ੨੫੫/ ੬੫੩5/ #ਫੀੰ/ 


ਚਰਿਤ੍ਰ ਪਾਖਿਆਨ ੪੯੩ 


ਉਸ (ਨਗਰੀ) ਦੀ ਪੂਭਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। _ਉਹ ਅਜਿਹੀ 
ਰਾਜਧਾਨੀ ਸੀ। ਉਥੇ (ਇਤਨੇ) ਉੱਚੇ ਮਹੱਲ ਬਣੇ ਹੋਏ ਸਨ ਜਿਨ੍ਹਾਂ ਉਤੇ ਬੈਠ ਕੇ ਤਾਰੇ ਵੀ 
ਪਕੜੇ ਜਾ ਸਕਦੇ _ਸਨ।੪। 

ਉਥੇ _ਇਸ਼ਨਾਨ ਕਰਨ ਲਈ ਰਾਜਾ _ਆਉਂਦਾ। ਇਸ਼ਨਾਨ ਕਰ ਕੇ (ਉਹ) ਆਪਣੇ 
ਪਿਛਲੇ ਪਾਪਾਂ ਨੂੰ ਖ਼ਤਮ _ਕਰਦਾ। _ਉਥੇ ਇਕ ਰਾਜਾ ਇਸ਼ਨਾਨ ਕਰਨ ਆਇਆ, ਜੋ ਜਵਾਨ 
ਅਤੇ ਚੰਗਾ ਸਿਪਾਹੀ _ਸੀ।੫। 

ਉਸ ਨੂੰ ਬਿਲਾਸ ਦੇਈ ਨੇ ਔਖਾਂ ਨਾਲ ਵੇਖਿਆ ਅਤੇ ਮਨ, ਬਚ, ਕਰਮ ਕਰ ਕੇ ਇਸ 
ਤਰ੍ਹਾਂ ਸੋਚਿਆ--। ਜਾਂ_ਤਾਂ ਮੈਂ ਇਸ ਨੂੰ ਹੁਣੇ ਵਰਾਂਗੀ ਜਾਂ ਗੰਗਾ ਵਿਚ _ਡੁਬ _ਮਰਾਂਗੀ।੬। 

(ਉਸ ਨੇ) ਇਕ ਹਿਤੂ ਅਤੇ ਸਿਆਣੀ ਸਖੀ ਨੂੰ ਵੇਖ ਕੇ ਉਸ ਨਾਲ ਆਪਣੇ ਚਿਤ ਦੀ 
ਗੌਲ ਸਾਂਝੀ ਕੀਤੀ। ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਏਂ, ਤਾਂ ਮੂੰਹ ਮੰਗਿਆ ਧਨ ਪ੍ਰਾਪਤ ਕਰ 
ਲਏ'।੭। 

ਤਦ (ਉਹ) ਸਖੀ ਉਸ ਦੇ ਘਰ ਗਈ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਸੁਨੇਹਾ ਦਿੱਤਾ 
ਕਿ ਰਾਜ ਕੁਮਾਰੀ ਤੇਰੇ ਉਤੇ ਮੋਹਿਤ ਹੋ ਗਈ ਹੈ। ਉਸ ਆਪਣੇ ਸ਼ਰੀਰ ਦੀ ਸੁੱਧ ਵੀ ਭੁਲ 
ਗਈ ਹੈ।੮। 

ਰਾਜਾ ਇਹ ਗੌਲ ਸੁਣ ਕੇ ਮਨ ਵਿਚ ਹੈਰਾਨ ਹੋਇਆ ਅਤੇ ਇਸ ਤਰ੍ਹਾਂ ਉਸ ਨੂੰ 
ਕਹਿਣ _ਲਗਾ--ਹੇ _ਸਿਆਣੀਏ! ਕੁਝ _ਇਸ ਤਰ੍ਹਾਂ ਦਾ _ਉਪਾ ਕਰੀਏ ਜਿਸ ਨਾਲ ਬਿਲਾਸ ਦੇਈ 
ਮੇਰੀ ਰਾਣੀ ਬਣ ਜਾਵੇ।੯। 

(ਸਖੀ ਨੇ _ਕਿਹਾ--) ਹੇ ਰਾਜਨ! ਤੁਸੀਂ ਇਸਤਰੀ ਦਾ ਭੇਸ ਧਾਰਨ ਕਰੋ ਅਤੇ ਸ਼ਰੀਰ 
ਉਤੇ ਗਹਿਣੇ ਅਤੇ ਬਸਤੁ _ਧਾਰਨ ਕਰੋ। ਭੁਜੰਗ ਧੁਜ ਨੂੰ (ਇਕ ਵਾਰ) ਵਿਖਾਲੀ ਦੇ ਕੇ ਫਿਰ 
ਵੇਹੜੇ ਵਿਚ ਛੁਪ ਜਾਣਾ।੧0। 

ਰਾਜੇ ਨੇ ਇਸਤਰੀ ਦੇ ਬਸਤ੍ਰ _ਧਾਰਨ ਕੀਤੇ ਅਤੇ ਅੰਗ ਅੰਗ _ਉਤੇ ਗਹਿਣੇ ਪਾ ਲਏ। 
ਭੁਜੰਗ ਧੁਜਾ ਨੂੰ _ਵਿਖਾਲੀ ਦਿੱਤੀ ਅਤੇ ਆਪਣੇ ਵੇਹੜੇ _ਵਿਚ ਲੁਕ _ਗਿਆ।੧੧। 


ਰਾਜਾ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਿਆ। ਉਸੇ ਸਖੀ ਨੂੰ ਉਥੇ ਭੇਜ ਦਿੱਤਾ। 
ਨੂੰ ਵੇਖ ਕੇ ਆ ਅਤੇ ਫਿਰ ਵਿਆਹ ਦੀ ਵਿਉਂਤ ਬਣਾ।੧੨। 


ਉਸ ਨੇ 


0੨੧੨ 


ਬਚਨ ਸੁਣ ਕੇ ਸਖੀ ਉਥੇ ਗਈ ਅਤੇ ਦੋ ਘੜੀਆਂ ਟਾਲ ਕੇ ਆ ਗਈ। 


ਉਸ ਵਲੋਂ ਹੋ ਕੇ ਬੋਲ ਕਹੇ --ਹੇ ਰਾਜਨ! ਕੰਨ ਦੇ ਕੇ ਮੇਰੀ (ਗੱਲ) ਸੁਣੋ।੧੩। 

ਪਹਿਲਾਂ ਆਪਣੀ ਧੀ ਉਸ _ਨਾਲ _ਵਿਆਹੋਂ। ਫਿਰ ਉਸ ਦੀ ਭੈਣ (ਪਤਨੀ ਵਜੋਂ) 
ਪ੍ਰਾਪਤ _ਕਰੋਂ। ਗੱਲ ਸੁਣਦਿਆਂ ਹੀ ਰਾਜੇ ਨੇ ਢਿਲ ਨ ਕੀਤੀ ਅਤੇ ਪੁੱਤਰੀ ਕਢ ਕੇ ਉਸ ਨੂੰ 
ਦੇ ਦਿੱਤੀ।੧੪। 

ਪਹਿਲਾਂ ਪੁੰਤਰੀ ਦੇ ਕੇ ਵਿਆਹ ਰਚਾਇਆ ਅਤੇ ਰਾਜੇ ਨਾਲ ਵਿਆਹ ਕਰ ਕੇ ਉਸ 
ਨੂੰ ਇਸਤਰੀ ਬਣਾ ਕੇ ਲੈ ਆਇਆ। ਤਦ ਉਸ ਨੇ ਉਸ ਮੂਰਖ ਦਾ ਕਤਲ ਕਰ ਦਿੱਤਾ ਅਤੇ 
ਪੁੱਤਰੀ ਸਮੇਤ ਉਸ _ਦਾ ਰਾਜ _ਹਰ _ਲਿਆ।੧੫। 

ਪਹਿਲਾਂ ਰਾਜੇ ਦੀ ਧੀ ਨੂੰ ਹਰਿਆ। ਫਿਰ ਉਸ ਦੇ ਸ਼ਰੀਰ ਦਾ ਨਾਸ਼ ਕੀਤਾ। ਫਿਰ ਉਸ 
ਦਾ ਰਾਜ ਖੋਹ ਲਿਆ ਅਤੇ ਬਿਲਾਸ _ਦੇਈ ਨੂੰ ਵਿਆਹ _ਲਿਆ।੧੬। 

/ਏਥੋਂ ਨੰ ਲਾਠਤੁੱਪ/ਨਆਨ ਦੇ ਤੂੰਆ ਲਾਹੜ੍ਹ ਦੇ ਮੰਡੀ ਝੂਪ ਸੰਭਾਦ ਦੇ ੩੫੫੬” ਗਾਰੜ੍ਹ ਦੀ ਨਆਘਤੀ 

ਭ ਨਭ' _ਹੈ/ _=੫੫/ ੬੫=੧/ _ਚਲਦਾ/ 


੮ 02 


ਚੱਪਣਾ 
ਸੁਨੁ ਨ੍ਰਿਪ ਕਥਾ ਬਖਾਨੈ ਔਰੈ। ਜੋ ਭਈ ਏਕ ਰਾਜ ਕੀ _ਠੌਰੈ। 
ਸਹਿਰ ਸੁ ਨਾਰ ਗਾਵ ਹੈ ਜਹਾ। ਸਬਲ ਸਿੰਘ ਰਾਜਾ ਇਕ _ਤਹਾ। ੧। 


ਦਲ _ਥੰਭਨ ਦੇਈ ਤਿਹ ਨਾਰਿ। ਜੰਤ੍ਰ ਮੌਤ ਜਿਹ ਪੜੇ _ਸੁਧਾਰਿ। 
ਜੋਗੀ ਇਕ ਸੁੰਦਰ ਤਹ ਆਸਯੋ। ਜਿਹ ਸਮ ਸੁੰਦਰ ਬਿਧ ਨ _ਬਨਾਯੋ। _੨। 


ਰਾਨੀ ਨਿਰਖਿ ਰੀਝਿ ਤਿਹ ਰਹੀ। ਮਨ ਬਚ ਕ੍ਰਮ ਐਸੀ ਬਿਧਿ ਕਹੀ। 
ਜਿਹ ਚਰਿਤ੍ਰ ਜੁਗਿਯਾ ਕਹ _ਪੈਯੈ। ਉਸੀ ਚਰਿਤਰ ਕੌ ਆਜੁ _ਬਨੈਯੈ। _੩। 


ਬ੍ਰਿਸਟਿ ਬਿਨਾ ਬਦਰਾ _ਗਰਜਾਏ। _ਮੌਤੂ _ਸਕਤਿ _ਅੰਗਰਾ _ਬਰਖਾਏ। 
ਸ੍ਰੋਨ ਅਸਥਿ ਪ੍ਰਿਥਮੀ ਪਰ _ਪਰੈ। ਨਿਰਖਿ ਲੋਗ ਸਭ ਹੀ ਜਿਯ ਡਰੈ। ੪। 


ਭੂਪ _ਮੰਤ੍ਰਿਯਨ ਬੋਲਿ _ਪਠਾਯੋ। _ਬੋਲਿ _ਬਿਪੂ _ਪੁਸਤਕਨ _ਦਿਖਾਯੋ। 


ਇਨ ਬਿਘਨਨ ਕੋ ਕਹ _ਉਪਚਾਰਾ। ਤੁਮ ਸਭ ਹੀ ਮਿਲਿ ਕਰਹੁ _ਬਿਚਾਰਾ। ੫। 


ਤਬ ਲਗਿ ਬੀਰ ਹਾਕਿ ਤਿਹ _ਰਾਨੀ। ਇਹ ਬਿਧਿ ਸੌ ਕਹਵਾਈ ਬਾਨੀ। 
ਏਕ ਕਾਜ ਉਬਰੇ ਜੋ _ਕਰੈ। ਨਾਤਰ ਪੂਜਾ ਸਹਿਤ ਨ੍ਰਿਪ ਮਰੈ। ੬। 


ਸਭਹਿਨ _ਲਖੀ _ਗਗਨ _ਕੀ _ਬਾਨੀ। _ਬੀਰ _ਬਾਕ੍ਯ _ਕਿਨਹੂੰ _ਨ__ਪਛਾਨੀ। 
ਬਹੁਰਿ ਬੀਰ ਤਿਨ ਐਸ _ਉਚਾਰੋ। ਸੁ ਮੈ ਕਹਤ ਹੋ ਸੁਨਹੁ ਪ੍ਯਾਰੋ। ੭। 


ਜੋ ਰਾਜਾ ਅਪਨੀ ਲੈ _ਨਾਰੀ। _ਜੁਗਿਯਨ ਦੈ ਧਨ ਸਹਿਤ _ਸੁਧਾਰੀ। 


ਤਬ ਇਹ ਪ੍ਰਜਾ ਸਹਿਤ ਨਹਿ ਮਰੈ। ਅਬਿਚਲ ਰਾਜ ਪ੍ਰਿਥੀ ਪਰ _ਕਰੈ। ੮। 


ਪਰਜਾ ਲੋਕ _ਸ੍ਨਿ ਬਚ _ਅਕੁਲਾਏ। ਜ੍ਯੋ _ਤ੍ਯੋ ਤਹਾ ਨ੍ਰਿਪਹਿ ਲੈ ਆਏ। 
ਜੁਗਿਯਹਿ ਦੇਹਿ ਦਰਬੁ ਜੁਤ ਨਾਰੀ। ਭੇਦ ਅਭੇਦ ਕੀ ਗਤਿ ਨ ਬਿਚਾਰੀ। 


ਦੰਹਰਾ 
ਪੂਜਾ ਸਹਿਤ ਰਾਜਾ ਛਲਾ ਗਈ ਮਿਤ੍ਰ ਕੇ ਨਾਰਿ। 
ਭੇਦ ਅਭੇਦ ਭਲਾ ਬੁਰਾ ਸਕਾ ਨ ਕੋਈ ਬਿਚਾਰਿ। ੧0। ੧। 


/ਏੱਤਾ ਨੰ ਗਾਂਠਤ ੫ਲ੍ਹਯਾਨੇ /ਤੈਯਾ ਲਾਠੇੜ੍ਹੇ ਅੰ ਭੂਪ ਨੰਭਾਦੇ ਤੀਨ ਸੈਂ ਛਪਨ ਲਾਠੇਤ ਸਆਖਤਮ 


ਡਤ ਭਨ ਸਤ) _=੨੫੬/ &੬੦੪5/ %ਠਲੂੰ/ 


ਦੱਪਲ? 
ਸੁਨੁ ਰਾਜਾ ਇਕ ਔਰ ਪ੍ਰਸੰਗਾ। _ਭਾਖਿ _ਸੁਨਾਵਤ ਤੁਮਰੇ _ਸੰਗਾ। 
ਅਚਲਾਵਤੀ ਨਗਰ _ਇਕ _ਰਾਜਤ। _ਸੂਰ _ਸਿੰਘ ਤਹ ਭੂਪ _ਬਿਰਾਜਤ। _੧। 


ਚਰਿਤ੍ਰ ਪਾਖਿਆਨ ੪੯੫ 


ਜੱਪਣਾ 

ਹੇ ਰਾਜਨ! ਸੁਣੋ, (ਮੈਂ ਇਕ) ਹੋਰ ਕਥਾ ਬਖਾਨ ਕਰਦਾ ਹਾਂ ਜੋ ਇਕ ਰਾਜੇ ਦੇ ਘਰ 
ਵਿਚ ਵਾਪਰੀ ਸੀ। ਜਿਥੇ “ਨਾਰ ਗਾਵ” ਨਾਂ ਦਾ ਸ਼ਹਿਰ ਹੈ, ਉਥੇ ਸਬਲ ਸਿੰਘ ਨਾਂ ਦਾ ਇਕ 
ਰਾਜਾ _ਸੀ।੧। 

ਦਲ ਥੰਭਨ ਦੇਈ ਨਾਂ ਦੀ ਉਸ ਦੀ ਪਤਨੀ ਸੀ ਜਿਸ ਨੇ (ਸਭ) ਜੰਤੂ ਮੰਤੁ ਚੰਗੀ ਤਰ੍ਹਾਂ 
ਨਾਲ ਪੜ੍ਹੇ ਹੋਏ _ਸਨ। _ਉਥੇ ਇਕ ਸੁੰਦਰ ਜੋਗੀ ਆਇਆ ਜਿਸ _ਵਰਗਾ ਸੁੰਦਰ ਵਿਧਾਤਾ ਨੇ 
(ਹੋਰ ਕੋਈ) ਨਹੀਂ ਬਣਾਇਆ।੨। 


ਡਰ 
ਲਿਆ ਅਤੇ ਬ੍ਰਾਹਮਣਾਂ ਦੂੰ ਕਹਿ ਕੇ ਖ਼ੁਸਤਕਾਂ 


ਰੁ 
ਰੰ 
ਕੈ 
ਜਰ 
ਉ 
ਕੋ, 
ਕੋ 


ਤਦ ਤਕ ਰਾਣੀ ਨੇ (ਬਵੰਜਾਂ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾਇਆ ਅਤੇ (ਉਸ ਤੋਂ) 

ਇਸ ਤਰ੍ਹਾਂ ਦੀ ਆਕਾਸ਼ ਬਾਣੀ ਕਰਵਾਈ ਕਿ ਜੇ (ਰਾਜਾ) ਇਕ ਕੰਮ ਕਰੇ, ਤਾਂ (ਇਸ ਸੰਕਟ 
ਨਹੀਂ ਪੂਜਾ ਸਮੇਤ ਰਾਜਾ ਮਰ _ਜਾਵੇਗਾ।੬। 

ਸਭ ਨੇ ਉਸ ਨੂੰ ਆਕਾਸ਼ ਬਾਣੀ ਸਮਝਿਆ ਅਤੇ ਕਿਸੇ ਨੇ ਵੀ “ਬੀਰ” ਦੇ ਬੋਲ ਵਜੋਂ ਨ 
ਪਛਾਣਿਆ। ਫਿਰ ਬੀਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ!। ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ! 

ਜੇ ਇਹ ਰਾਜਾ ਆਪਣੀ ਰਾਣੀ ਧਨ ਸਮੇਤ ਜੋਗੀ ਨੂੰ ਦੇ ਦੇਵੇ, ਤਾਂ ਇਹ ਪੂਜਾ ਸਮੇਤ 
ਨਹੀਂ _ਮਰੇਗਾ _ਅਤੇ ਪ੍ਰਿਥਵੀ ਉਤੇ ਸਥਿਰ _ਰਾਜ _ਕਰੇਗਾ।੮। 

ਪਰਜਾ ਦੇ ਲੋਕ ਇਹ ਗੱਲ ਸੁਣ ਕੇ ਬਹੁਤ ਵਿਆਕੁਲ ਹੋਏ। ਜਿਵੇਂ ਕਿਵੇਂ ਰਾਜੇ ਨੂੰ ਉਥੇ 
ਲੈ ਆਏ। (ਰਾਜੇ ਨੇ) ਧਨ ਸਹਿਤ ਇਸਤਰੀ ਨੂੰ ਜੋਗੀ ਦੇ ਹਵਾਲੇ ਕਰ ਦਿੱਤਾ। ਪਰ ਉਸ ਨੇ 
ਭੇਦ ਅਭੇਦ ਦੀ ਗਤਿ ਨੂੰ ਨ __ਪਛਾਣਿਆ।੯। 
ਦੰਹਰਾ” 

ਪਰਜਾ ਸਮੇਤ ਰਾਜੇ ਨੂੰ ਛਲ ਕੇ (ਰਾਣੀ) ਮਿਤਰ ਨਾਲ _ਚਲੀ _ਗਈ। ਭੇਦ ਅਭੇਦ ਜਾਂ 
ਚੰਗਾ _ਮਾੜਾ ਕੋਈ ਵੀ ਵਿਚਾਰ ਨ _ਸਕਿਆ।੧0। 

/ਏਥੇਂ ਗੰ ਗੰਰੇਤੁੰਪ/ਮਆਨ ਦੇ ਤਆ ਗੰਰੇੜ ਦੇ ਮੰਤ ਭੂਪ ਸੰਭਾਦ ਦੇ ੩੫੬ਵੇ' ਗਰੇਤ ਦੀ ਸਮ੦ਤ£ 

ਨਭ _ਨ੍ਭ _ਹੀ/ _=੫੬/ &੬੫੪5/ ਚਲਦਾ/ 

ਚੱਪਾਣ 

ਹੇ ਰਾਜਨ! ਇਕ ਹੋਰ ਪੁਸੰਗ ਸੁਣੋ, (ਮੈਂ) ਤੁਹਾਡੇ ਪਾਸ ਸੁਣਾਉਂਦਾ ਹਾਂ। ਇਕ 
ਅਚਲਾਵਤੀ ਨਾਂ ਦਾ ਨਗਰ _ਸੀ। ਉਥੇ ਸੂਰ _ਸਿੰਘ (ਨਾਂ ਦਾ ਰਾਜਾਂ) ਰਾਜ ਕਰਦਾ _ਸੀ।੧। 


੪੮੯੬ 


ਸੀ _ਦਸਮ-ਗ੍ੂੰਥ _ਸਾਹਿਬ 


ਅੰਜਨ ਦੇਇ ਤਵਨ ਕੀ ਰਾਨੀ। ਖੰਜਨ ਦੇ ਦੁਹਿਤਾ ਤਿਹ ਜਾਨੀ। 
ਅਧਿਕ ਦੁਹੂੰ ਕੀ ਪੂਭਾ _ਬਿਰਾਜੈ। _ਨਿਰਖਿ _ਨਰੀ _ਨਾਗਿਨਿ ਮਨ _ਲਾਜੈ। _੨। 


ਤਹਾ ਏਕ _ਆਯੋ _ਸੋਦਾਗਰ। _ਰੂਪਵੰਤੁ ਜਨੁ _ਦੁਤਿਯ _ਨਿਸਾਕਰ। 

ਜੋ ਅਬਲਾ ਤਿਹ ਰੂਪ ਨਿਹਾਰੈ। ਰਾਜ ਪਾਟ ਤਜਿ ਸਾਥ _ਸਿਧਾਰੈ। ੩। 
ਸੋ ਆਯੋ ਨ੍ਰਿਪ ਤ੍ਰਿਯ ਕੇ ਘਰ ਤਰ। ਰਾਜ ਸੁਤਾ ਨਿਰਖਾ ਤਿਹ ਦ੍ਰਿਗ ਭਰਿ। 
ਮਨ ਬਚ ਕ੍ਰਮ ਇਹ ਉਪਰ ਭੂਲੀ। ਜਨੁ _ਮਦ ਪੀ ਮਤਵਾਰੀ ਝੂਲੀ। ੪। 


ਸਿੰਘ ਪੁਚੰਡ ਨਾਮ ਤਿਹ ਨਰ ਕੋ। ਜਨੁ ਕਰਿ ਮੁਕਟ ਕਾਮ ਕੇ ਸਿਰ ਕੋ। 
ਸਖੀ ਏਕ ਤਹ _ਕੁਅਰਿ ਪਠਾਈ। _ਕਹਿਯਹੁ ਬ੍ਰਿਥਾ ਸਜਨ ਸੋ _ਜਾਈ। ੫। 


ਸਖੀ ਤੁਰਤ ਤਿਨ ਤਹ _ਪਹੁਚਾਯੋ। ਜਸ _ਨਾਵਕ ਕੋ ਤੀਰ _ਚਲਾਯੋ। 
ਸਕਲ _ਕੁਅਰਿ ਤਿਨ ਬ੍ਰਿਥਾ ਸੁਨਾਈ। ਮਨ ਬਚ _ਰੀਝਿ ਰਹਾ ਸੁਖਦਾਈ। ੬। 


ਨਦੀ _ਬਹਤ ਨ੍ਰਿਪ ਗ੍ਰਿਹਿ ਤਰ _ਜਹਾ। _ਠਾਢ _ਹੂਜਿਯਹੁ _ਨਿਸਿ ਕਹ _ਤਹਾ। 
ਡਾਰਿ ਦੇਗ ਮੈ ਕੁਅਰਿ ਬਹੈ ਹੈ। ਛਿਦੂ ਮੂੰਦਿ ਤਾ ਕੋ ਸਭ ਲੈ ਹੈ। ੭। 


ਊਪਰ _ਬਾਧਿ ਤੰਬੂਰਾ ਦੈ ਹੈ। ਇਹ ਚਰਿਤ੍ਰ ਮੁਹਿ ਤਾਹਿ ਮਿਲੈ ਹੈ। 
ਜਬ _ਤੁਬਰੀ _ਲਖਿਯਹੁ _ਢਿਗ _ਆਈ। _ਕਾਢਿ ਭੋਗ _ਦੀਜਹੁ _ਸੁਖਦਾਈ। ੮। 


ਇਹ ਬਿਧਿ ਬਦਿ ਤਾ ਸੌ ਸੰਕੇਤਾ। ਦੂਤੀ ਗੀ ਨ੍ਰਿਪ ਤ੍ਰਿਯਜ ਨਿਕੇਤਾ। 
ਡਾਰਿ ਦੇਗ ਮੈ ਕੁਅਰਿ ਬਹਾਈ। _ਬਾਧਿ ਤੂੰਬਰੀ ਤਹ _ਪਹੁਚਾਈ। ੯। 
ਜਬ _ਬਹਤੀ _ਤੁਬਰੀ ਤਹ _ਆਈ। ਆਵਤ _ਕੁਅਰਿ ਲਖਾ _ਸੁਖਦਾਈ। 
ਐਚਿ ਤਹਾ ਤੇ ਦੇਗ _ਨਿਕਾਰੀ। ਲੈ _ਪਲਕਾ _ਊਪਰ _ਬੈਠਾਰੀ। ੧0। 


ਪੋਸਤ _ਭਾਂਗ ਅਫੀਮ _ਮੰਗਾਈ। ਦੁਹੂੰ ਖਾਟ ਪਰ _ਬੈਠਿ ਚੜਾਈ। 
ਚਾਰਿ ਪਹਰ ਤਾ ਸੌ ਕਰਿ ਭੋਗਾ। ਭੇਦ ਨ ਲਖਾ ਦੂਸਰੇ ਲੋਗਾ। ੧੧। 


ਇਹ ਬਿਧਿ ਤਾ ਸੋ ਰੋਜ ਬੁਲਾਵੈ। ਕਾਮ ਭੋਗ ਕਰਿ ਤਾਹਿ ਪਠਾਵੈ। 
ਭੂਪ ਸਹਿਤ ਕੋਈ ਭੇਦ ਨ ਪਾਵੈ। ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ। ੧੨। ੧। 


/ਏੱਤਾ ਹੀ ਲਾਰਤੂ ੫ਖੂਯਾਨੇ /ਤਰ੍‌ਯਾ ਲਤ ਅਤ ਭੂਪ ਸੱਝਾਏੇ ਤਨ ਸੌ ਸਤਾਵਨ ਲਾਹਤ੍  ਸਆਖਤਮ 


ਡਤ ਨਭ# ਸਤ? _=੨੫੭/ ੬੫੫ਤ/ %ਫਲੁੰ/ 
ਦੱਖਣ? 
ਸੁਨੁ ਭੂਪਤਿ ਇਕ ਕਥਾ ਨਵੀਨੀ। _ਕਿਨਹੂੰ _ਲਖੀ ਨ ਆਗੇ _ਚੀਨੀ। 
ਸੁੰਦਾਵਤੀ ਨਗਰ ਇਕ ਸੋਹੈ। ਸੁੰਦਰ ਸਿੰਘ ਰਾਜਾ ਤਹ ਕੋ ਹੈ। ੧। 


ਚਰਿਤ੍ਰ ਪਾਖਿਆਨ ੪੯੭ 


ਅੰਜਨ ਦੇਈ ਉਸ ਦੀ ਰਾਣੀ ਸੀ। ਉਸ ਦੀ ਪੁੱਤਰੀ ਦਾ ਨਾਂ ਖੰਜਨ ਦੇਈ ਸੀ। ਦੋਹਾਂ 
ਦੀ ਸੁੰਦਰਤਾ ਬਹੁਤ ਅਧਿਕ _ਸੀ। (ਉਨ੍ਹਾਂ `ਨੂੰ) ਵੇਖ ਕੇ ਮਨੁੱਖ _ਅਤੇ ਨਾਗ ਇਸਤਰੀਆਂ 
ਲਜਾਉ'ਦੀਆਂ ਸਨ।੨। 

ਉਥੇ ਇਕ _ਸੋਦਾਗਰ ਆਇਆ। _(ਉਹ ਬਹੁਤ) ਸੁੰਦਰ ਸੀ, ਮਾਨੋ ਦੂਜਾ ਚੰਦ੍ਰਮਾ ਹੋਵੇ। 
ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ, ਉਹ _ਰਾਜ-ਪਾਟ ਛਡ ਕੇ ਉਸ ਨਾਲ ਤੁਰ ਪੈਂਦੀ।੩। 

ਉਹ ਰਾਜਾ (ਇਕ ਦਿਨ) ਰਾਣੀ ਦੇ ਮੌਹਲ ਦੇ ਹੇਠਾਂ ਆਇਆ। ਰਾਜ ਕੁਮਾਰੀ ਨੇ ਉਸ 
ਨੂੰ ਅੱਖਾਂ ਭਰ ਕੇ (ਭਾਵ! ਚੌਗੀ ਤਰ੍ਹਾਂ) ਵੇਖਿਆ। (ਉਹ) ਮਨ, ਬਚ ਅਤੇ ਕਰਮ _ਕਰ ਕੇ 
ਉਸ ਉਤੇ ਡੁਲ੍ਹ ਗਈ, ਮਾਨੋ ਸ਼ਰਾਬ ਪੀ ਕੇ _ਮਤਵਾਲੀ ਹੋਈ _ਝੁਲ ਰਹੀ _ਹੋਵੇ।੪। 

ਉਸ ਪੁਰਸ਼ ਦਾ ਨਾਂ ਪੁਚੰਡ ਸਿੰਘ ਸੀ। (ਉਹ ਇਤਨਾ ਸੁੰਦਰ ਸੀ) ਮਾਨੋ ਕਾਮ ਦੇਵ ਦੇ 
ਸਿਰ ਦਾ ਮੁਕਟ ਹੋਵੇ। ਰਾਜ ਕੁਮਾਰੀ ਨੇ ਇਕ ਸਖੀ ਨੂੰ (ਉਸ ਪੁਰਸ਼ ਪਾਸ) ਭੇਜਿਆ ਕਿ ਜਾ 
ਕੇ ਮਿਤਰ ਨੂੰ (ਸਾਰੀ) _ਗੌਲ _ਦਸੇ।੫। 

ਸਖੀ ਨੇ ਤੁਰਤ ਉਸ ਦਾ (ਸੁਨੇਹਾ) ਉਸ _ਕੋਲ ਪਹੁੰਚਾ ਦਿੱਤਾ, ਜਿਵੇਂ _ਨਾਵਕ (ਨਲਕੀ) 
ਵਿਚੋਂ ਤੀਰ ਚਲਾਈਦਾ ਹੈ (ਕਿਉਂਕਿ ਇਸ ਤਰ੍ਹਾਂ ਤੀਰ ਸਿੱਧੀ ਮਾਰ ਕਰਦਾ ਹੈ)। ਉਸ (ਸਖੀ) 
ਰਾਜ ਕੁਮਾਰੀ ਦੀ ਸਾਰੀ ਬਿਰਥਾ ਸੁਣਾਈ। (ਜਿਸ ਨੂੰ ਸੁਣ ਕੇ) ਮਿਤਰ ਮਨ, ਬਚ _ਕਰਮ 
ਕੇ ਗਿਆ।੬। 

(ਉਸ ਨੇ _ਕਹਿਲਵਾ ਭੇਜਿਆ ਕਿ) ਜਿਥੇ ਰਾਜੇ ਦੇ ਮਹੱਲ ਹੇਠਾਂ ਨਦੀ ਵਗਦੀ ਹੈ, ਰਾਤ 
ਨੂੰ ਉਥੇ ਖੜੋਤੇ ਹੋਣਾ। ਮੈਂ ਦੇਗ ਵਿਚ ਪਾ ਕੇ ਰਾਜ ਕੁਮਾਰੀ ਨੂੰ ਰੋੜ੍ਹ _ਦਿਆਂਗੀ ਅਤੇ ਉਸ 
ਦੀਆਂ ਸਾਰੀਆਂ _ਮੋਰੀਆਂ ਬੰਦ _ਕਰ _ਦਿਆਂਗੀ।੭। 

ਉਸ ਉਤੇ (ਸੈਂ) ਤੰਬੂਰਾ ਬੰਨ੍ਹ _ਦਿਆਂਗੀ। _ਇਸ ਚਰਿਤਰ ਨਾਲ ਮੈਂ (ਤੁਹਾਨੂੰ) ਉਸ _ਨਾਲ 
ਮਿਲਾ _ਦਿਆਂਗੀ। _ਹੇ ਸੁਖ ਦੇਣ ਵਾਲੇ ਮਿਤਰ! ਜਦ ਤੂੰਬੀ ਨੂੰ ਨੇੜੇ ਆਇਆ ਵੇਖਣਾ, ਤਾਂ 
(ਰਾਜ ਕੁਮਾਰੀ ਨੂੰ) ਕਢ ਕੇ ਖ਼ੂਬ _ਸੈਯੋਗ _ਕਰਨਾ।੮। 
ਉਸ ਨੂੰ ਇਸ ਤਰ੍ਹਾਂ ਦਾ ਸੈਕੇਤ ਦਸ ਕੇ ਦੂਤੀ ਰਾਜ ਕੁਮਾਰੀ ਦੇ ਘਰ ਗਈ। (ਉਸ ਨੇ) 
ਰਾਜ ਕੁਮਾਰੀ ਨੂੰ ਦੇਗ ਵਿਚ ਪਾ ਕੇ ਰੋੜ੍ਹ ਦਿੱਤਾ ਅਤੇ ਤੂੰਬੀ ਬੰਨ੍ਹ ਕੇ ਉਥੇ ਪਹੁੰਚਾ ਦਿੱਤਾ।੯। 
ਜਦ ਤੂੰਬੀ ਵਹਿੰਦੀ ਹੋਈ ਉਥੇ ਆਈ, ਤਾਂ ਉਸ ਸੁਖਦਾਇਕ (ਮਿਤਰ) ਨੇ _ਰਾਜ 
ਕੁਮਾਰੀ ਨੂੰ ਆਉਂਦਿਆਂ _ਵੇਖਿਆ। (ਉਸ ਨੇ) ਦੇਗ ਨੂੰ ਖਿਚ ਕੇ ਕਢ ਲਿਆ ਅਤੇ (ਰਾਜ 
ਕੁਮਾਰੀ ਕਢ ਕੇ) ਮੰਜੀ (ਪਲੰਘ) ਉਪਰ _ਬਿਠਾਇਆ।੧0। 
ਪੋਸਤ, ਭੰਗ _ਅਤੇ ਅਫ਼ੀਮ ਮੰਗਵਾਈ। ਦੋਹਾਂ ਨੇ ਮੌਜੀ ਉਪਰ _ਬੈਠ ਕੇ ਚੜ੍ਹਾਈ। _ਚਾਰ 
ਪਹਿਰ _ਤਕ _ਉਸ ਨਾਲ ਸੰਯੋਗ _ਕੀਤਾ। ਕੋਈ ਦੂਜਾ ਵਿਅਕਤੀ ਇਸ ਭੇਦ ਨੂੰ ਨ ਪਾ 
ਸਿਆ।੧੧। 
ਇਸ ਤਰ੍ਹਾਂ ਉਸ ਨੂੰ ਰੋਜ਼ ਬੁਲਾਉਂਦਾ ਅਤੇ _ਕਾਮ-ਭੋਗ ਕਰ _ਕਰ ਕੇ ਉਸ ਨੂੰ ਪਰਤਾ 
ਦਿੰਦਾ। ਰਾਜੇ ਸਮੇਤ ਕੋਈ ਵੀ ਭੇਦ ਨ ਪਾ ਸਕਦਾ ਅਤੇ ਨਿੱਤ _ਛਲਿਆ _ਜਾਂਦਾ।੧੨। 
ਏਥੋਂ ਗੰ ਗੰਰੇਤੁੰਪ/ਸਆਨ ਦੇ ਤੀਆ ਗੱਰੇੜੂ ਦੇ ਮੰਤ ਭੂਪ ਸ਼ੰਲਾਦ ਦੋ ੩੫੭ਵੇ' ਗਾਰੇੜ੍ਹ ਦੀ ਸਮਘਤ 
ਭਾ ਲਭ _ਹੰ/ _=੫੭/ &੬੫੪=/ _ਚਲਟਾ/ 


ਤਰ 
4 


॥2੧੨ %2੧ 


ਦੱਖਣ? 
ਹੇ ਰਾਜਨ! ਇਕ ਨਵੀਂ _ਕਥਾ ਸੁਣੋ। ਜਿਸ ਨੂੰ ਕਿਸੇ ਨੇ ਨ (ਪਹਿਲਾਂ) ਵੇਖਿਆ ਹੈ? ਅਤੇ ਨ 
ਅਗੇ ਜਾਣਿਆ ਹੈ। ਇਕ ਸੁੰਦੁਵਾਤੀ ਨਾਂ ਦਾ ਨਗਰ ਸੀ। ਉਥੋਂ ਦਾ ਰਾਜਾ ਸੁੰਦਰ ਸਿੰਘ ਸੀ।੧। 


੪੯੮ 


ਸੀ _ਦਸਮ-ਗ੍ਰੰਥ _ਸਾਹਿਬ 


ਸੁੰਦਰ ਦੇ ਰਾਜਾ ਕੀ _ਨਾਰੀ। ਆਪੁ _ਜਨਕੁ ਜਗਦੀਸ _ਸਵਾਰੀ। 
ਤਾ ਕੀ ਜਾਤ ਨ ਪੁਭਾ ਬਖਾਨੀ। ਐਸੀ ਹੁਤੀ ਰਾਇ ਕੀ ਰਾਨੀ। ੨। 


ਤਹਿਕ ਸਾਹ ਕੋ ਪੂਤ _ਅਪਾਰਾ। _ਕਨਕ _ਅਵਟਿ_ਸਾਂਚੇ ਜਨੁ _ਢਾਰਾ। 
ਨਿਰਖਿ _ਨਾਕ ਜਿਹ _ਸੂਆ ਰਿਸਾਨੋ। _ਕੰਜ ਜਾਨਿ _ਦ੍ਹਿਗ _ਭਵਰ _ਭੁਲਾਨੋ। _੩। 


ਕਟਿ ਕੇਹਰਿ ਲਖਿ ਅਧਿਕ ਰਿਸਾਵਤ। ਤਾ ਤੇ ਫਿਰਤ ਮ੍ਰਿਗਨ ਕਹ _ਘਾਵਤ। 
ਸੁਨਿ ਬਾਨੀ ਕੋਕਿਲ ਕੁਕਰਈ। ਕ੍ਰੋਧ ਜਰਤ ਕਾਰੀ ਹ੍ਹੋ _ਗਈ। _੪। 


ਨੈਨ _ਨਿਰਖਿ ਕਰਿ _ਜਲਜ _ਲਜਾਨਾ। ਤਾਂ ਤੇ ਜਲ ਮਹਿ ਕਿਯਾ _ਪਯਾਨਾ। 
ਅਲਕ _ਹੇਰਿ ਨਾਗਿਨਿ ਰਿਸਿ ਭਰੀ। ਚਿਤ ਮਹਿ ਲਜਤ _ਪਤਾਰਹਿ _ਬਰੀ। _੫। 


੮ 


ਸੋ ਆਯੋ ਰਾਜਾ ਕੇ ਪਾਸਾ। ਸੌਦਾ ਕੀ ਜਿਯ ਸੈ ਧਰਿ ਆਸਾ। 
ਸੁੰਦਰਿ ਦੇ ਨਿਰਖਤ ਤਿਹ ਭਈ। ਸੁਧਿ ਬੁਧਿ ਤਜਿ ਬੋਰੀ ਹੈ ਗਈ। ੬। 


ਪਠੈ _ਸਹਚਰੀ ਤਾਹਿ _ਬੁਲਾਵਾ। _ਕਾਮ _ਭੋਗ _ਕਿਯ ਜਸ ਮਨ _ਭਾਵਾ। 
ਤਹ ਇਕ ਹੁਤੀ ਨ੍ਰਿਪਤਿ ਕੀ ਚੇਰੀ। ਹੇਰਿ ਗਈ ਜਸ ਹੇਰਿ ਅਹੇਰੀ। ੭। 


ਪਾਵ _ਦਾਬਿ ਨ੍ਰਿਪ ਜਾਇ _ਜਗਾਯੋ। _ਧਾਮ ਤੋਰ ਤਸਕਰਿ ਇਕ ਆਯੋ। 
ਰਾਨੀ ਕੇ ਸੰਗ ਕਰਤ _ਬਿਲਾਸਾ। _ਚਲਿ ਦੇਖਹੁ _ਤਿਹ ਭੂਪ _ਤਮਾਸਾ। ੮। 


ਸੁਨਤ _ਬਚਨ ਨ੍ਰਿਪ ਅਧਿਕ _ਰਿਸਾਯੋ। ਖੜਗ _ਹਾਥ ਲੈ ਤਹਾ _ਸਿਧਾਯੋ। 
ਜਬ ਅਬਲਾ ਪਤਿ ਕੀ ਸੁਧਿ ਪਾਈ। ਅਧਿਕ ਧੂੰਮ ਤਹ _ਦਿਯਾ ਜਗਾਈ। ੯। 


ਸਭ ਕੇ ਨੈਨ ਧੂਮੂ ਸੋ ਭਰੇ। ਅਸੁਆ ਟੂਟਿ ਬਦਨ ਪਰ ਪਰੇ। 
ਜਬ ਰਾਨੀ ਇਹ ਘਾਤ _ਪਛਾਨੀ। ਮਿਤ੍ਰ _ਲੰਘਾਇ _ਹਿਯੇ _ਹਰਖਾਨੀ। _੧0। 


ਆਗੇ ਸੌਕਰਿ ਕਾਢਾ _ਜਾਰਾ। ਧੂਮੂ ਭਰੇ ਦ੍ਰਿਗ ਨ੍ਰਿਪਨ ਨਿਹਾਰਾ। 
ਪੌਛ ਨੇਤ ਜਬ ਹੀ ਗਯੋ _ਤਹਾ। ਕੋਊ ਨ ਪੁਰਖ ਨਿਹਾਰਾ _ਉਹਾ। _੧੧। 


ਉਲਟਿ _ਤਿਸੀ ਚੇਰੀ ਕਹ _ਘਾਯੋਂ। ਇਹ _ਰਾਨੀ ਕਹ _ਦੋਸ _ਲਗਾਯੋ। 
ਮੂਰਖ ਭੂਪ ਨ ਭੇਦ ਬਿਚਾਰਾ। ਆਗੇ ਕਰਿ ਤ੍ਰਿਯ ਮਿਤੁ _ਨਿਕਾਰਾ। ੧੨। 


/ਏੱਤਾ ਨੀ ਲਾਰਤ੍ਹ _ਪਖੂਯਾਨੋ /ਤ੍ਰ੍‌ਯਾ ਲਾੜੇ ਅੰ ਭੂਆ ਸੰਠਾਦੇ ਤਨ ਸੌਂ ਅਠਾਫਨ ਲਾਠਤ੍ਹ _਼ਆਮਤਨਆ 


ਗਤ ਨਭ#ਆ ਸਤ) ਤ੫੮/ ੬੫੬੫/ ਅ#ਫ੍ਹੀ/ 


ਚਰਿਤ੍ਰ ਪਾਖਿਆਨ ੪੯੯ 


ਸੁੰਦਰ ਦੇ (ਦੇਈ) ਰਾਜੇ ਦੀ ਇਸਤਰੀ ਸੀ। ਮਾਨੋ ਉਸ ਨੂੰ ਆਪ ਜਗਦੀਸ਼ ਨੇ ਬਣਾਇਆ 
ਹੋਵੇ। ਉਸ ਦੀ ਪੁਭਾ ਦਾ ਵਰਣਨ ਨਹੀਂ ਕੀਤਾ ਜਾ _ਸਕਦਾ। ਅਜਿਹੀ ਹੁੰਦੀ ਸੀ ਰਾਜੇ ਦੀ 
ਰਾਣੀ।੨। 

ਉਥੇ ਇਹ ਸ਼ਾਹ ਦਾ ਅਪਾਰ (ਸੁੰਦਰਤਾ ਵਾਲਾ) ਪੁੱਤਰ ਸੀ, ਮਾਨੋ ਸੋਨੇ ਨੂੰ ਪੰਘਾਰ ਕੇ 
ਸੰਚੇ ਵਿਚ _ਢਾਲਿਆ ਗਿਆ ਹੋਵੇ। ਉਸ ਦੇ ਨੱਕ ਨੂੰ ਵੇਖ ਕੇ ਤੋਤਾ ਗੁੱਸਾ ਕਰਦਾ _ਸੀ। 
ਨੇਤਰਾਂ ਨੂੰ ਕਮਲ (ਦੇ ਫੁਲ) ਸਮਝ ਕੇ ਭੌਰੇ ਭੁਲ ਜਾਂਦੇ ਸਨ।੩। 

ਕਮਰ ਨੂੰ ਵੇਖ ਕੇ ਸ਼ੇਰ ਕ੍ਰੋਧਿਤ ਹੁੰਦਾ ਸੀ ਅਤੇ ਇਸੇ _ਕਰ ਕੇ ਜੰਗਲੀ ਪਸ਼ੂਆਂ 
ਮਾਰਦਾ ਫਿਰਦਾ ਸੀ। ਬੋਲ ਸੁਣ ਕੇ ਕੋਇਲ ਕੁੜਦੀ ਸੀ ਅਤੇ ਕ੍ਰੋਧ ਨਾਲ ਸੜ 
ਗਈ ਸੀ।੪। 

(ਉਸ ਦੇ) ਨੈਣਾਂ ਨੂੰ ਵੇਖ ਕੇ ਕਮਲ ਲਜਾਉਂਦੇ ਸਨ, ਇਸੇ ਕਰ ਕੇ (ਉਨ੍ਹਾਂ ਨੇ) ਜਲ 
ਵਿਚ ਪ੍ਰਵੇਸ਼ ਕਰ ਲਿਆ ਸੀ। (ਉਸ ਦੀਆੰ) ਜ਼ੁਲਫ਼ਾਂ ਨੂੰ ਵੇਖ ਕੇ ਨਾਗਣਾਂ ਰੋਹ ਨਾਲ ਭਰ ਕੇ 
ਅਤੇ ਚਿਤ ਵਿਚ _ਸ਼ਰਮਿੰਦੀਆਂ ਹੋ ਕੇ ਪਾਤਾਲ ਲੋਕ ਵਿਚ _ਜਾ _ਵੜੀਆਂ _ਹਨ।੫। 

ਉਹ _(ਸ਼ਾਹ-ਪੁੰਤਰ ਵਪਾਰ ਲਈ) ਰਾਜੇ ਕੋਲ ਆਇਆ। (ਉਸ ਨੇ) ਮਨ ਵਿਚ ਸੌਦਾ 
ਕਰਨ ਦੀ ਆਸ ਰਖੀ ਹੋਈ ਸੀ। ਸੁੰਦਰ ਦੇਈ ਨੇ ਉਸ ਨੂੰ ਵੇਖਿਆ ਤਾਂ ਸੁੱਧ ਬੁੱਧ ਨੂੰ ਛਡ 
ਕੇ ਦੀਵਾਨੀ ਹੋ _ਗਈ।੬। 
ਸਹੇਲੀ ਨੂੰ ਭੇਜ ਕੇ ਉਸ ਨੂੰ ਬੁਲਾਇਆ ਅਤੇ ਉਸ ਨਾਲ ਮਨ ਭਾਉਂਦੇ ਢੰਗ _ਨਾਲ 
ਸੈਯੋਗ _ਕੀਤਾ। ਉਥੇ ਇਕ ਰਾਜੇ ਦੀ ਦਾਸੀ _ਸੀ। ਉਹ (ਇਹ _ਸਭ ਕੁਝ) ਇਸ ਤਰ੍ਹਾਂ ਵੇਖ 
ਗਈ ਜਿਵੇਂ ਸ਼ਿਕਾਰੀ (ਸ਼ਿਕਾਰ ਨੂੰ) ਵੇਖਦਾ ਹੈ।੭। 

(ਉਸ ਨੇ) ਪੈਰ ਦਬਾ ਕੇ ਰਾਜੇ ਨੂੰ ਜਗਾ ਦਿੱਤਾ (ਅਤੇ ਕਿਹਾ ਕਿ) ਤੁਹਾਡੇ ਘਰ ਇਕ 
ਚੋਰ ਆਇਆ ਹੈ। (ਉਹ) ਰਾਣੀ ਨਾਲ _ਵਿਲਾਸ ਕਰ ਰਿਹਾ ਹੈ। ਹੇ ਰਾਜਨ! ਚਲ ਕੇ 
(ਆਪਣੀਆਂ _ਔਖਾਂ _ਨਾਲ _ਸਾਰਾ) ਤਮਾਸ਼ਾ ਵੇਖ _ਲਵੋ।੮। 

ਰਾਜਾ ਬਚਨ ਸੁਣ ਕੇ ਬਹੁਤ ਗੁੱਸੇ ਵਿਚ ਆਇਆ ਅਤੇ ਤਲਵਾਰ ਹੱਥ ਵਿਚ ਪਕੜ 
ਕੇ ਉਥੇ ਪਹੁੰਚਿਆ। ਜਦ ਰਾਣੀ ਨੂੰ ਪਤੀ ਦੇ ਆਣ ਦਾ ਪਤਾ ਲਗਾ (ਤਦ) ਉਸ ਨੇ ਬਹੁਤ 
ਅਧਿਕ ਧੂੰਆਂ _ਧੁਖਾ _ਦਿੱਤਾ।੯। 

ਸਾਰਿਆਂ ਦੀਆਂ ਅਖਾਂ ਧੂੰਏਂ ਨਾਲ ਭਰ ਗਈਆਂ ਅਤੇ ਹੰਝੂ ਨਿਕਲ ਕੇ ਮੂੰਹ ਉਤੇ ਪੈਣ 
ਲਗੇ। _ਜਦ ਰਾਣੀ ਨੇ ਇਹ ਮੌਕਾ ਵੇਖਿਆ, (ਤਦ) ਮਿਤਰ ਨੂੰ (ਉਥੋਂ) ਲੰਘਾ ਕੇ (ਭਾਵ! 
ਕਢ ਕੇ ) ਮਨ ਵਿਚ ਪੁਸੰਨ ਹੋ ਗਈ।੧0। 

ਉਸ ਨੇ (ਸਭ ਦੇ) ਅਗੋਂ (ਸਾਹਮਣਿਓਂ) ਯਾਰ ਨੂੰ ਕਢ ਦਿੱਤਾ ਅਤੇ _ਧੂਏ' _ਨਾਲ 
ਭਰੀਆਂ ਹੋਈਆਂ ਅੱਖਾਂ ਨਾਲ ਰਾਜੇ ਨੇ _ਵੇਖਿਆ। ਰਾਜਾ ਜਦ ਅੱਖਾਂ ਪੂੰਝ ਕੇ ਉਥੇ ਗਿਆ, ਤਾਂ 
ਉਥੇ _ਕੋਈ ਵੀ ਪੁਰਸ਼ ਨ ਵੇਖਿਆ।੧੧। 


(ਰਾਜੇ ਨੇ ਗੁੱਸੇ ਵਿਚ ਆ ਕੇ) ਉਲਟਾ ਉਸ ਦਾਸੀ ਨੂੰ ਹੀ ਮਾਰ ਦਿੱਤਾ (ਅਤੇ 
ਕਿਹਾ) ਇਸ ਨੇ ਰਾਣੀ ਉਤੇ ਝੂਠਾ ਦੋਸ਼ ਲਗਾਇਆ ਹੈ। ਮੂਰਖ ਰਾਜੇ ਨੇ ਭੇਦ ਨ ਸਮਝਿਆ 
ਅਤੇ ਇਸਤਰੀ ਨੇ _ਸਭ _ਦੇ ਅਗੋਂ ਮਿਤਰ ਨੂੰ ਕਢ _ਦਿੱਤਾ।੧੨। 

/ਏਥੋਂ ਨੰ ਲਾਰਤੁੱਪ/ਕਆਨ ਦੇ ਤੁੰਆ ਗਾਰੜ੍ਹ ਦੇ ਮੰਡੀ ਭੂਆ ਨੰਭਾਏ ਦੇ ੩੫੮ਵ' ਗਾਹੇਤ੍ਹ ਦੀ ਨਆਮਤਨ 

ਭ ਲ੍ਭ _ਹੈ/ _=੫੮/ &੬੫੬੫/ ਚਲਦਾ/ 


੫00 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਸੁਨੁ ਰਾਜਾ ਇਕ ਔਰ _ਚਰਿਤ੍ਰ। ਜਿਹ ਛਲ ਨਾਰਿ ਨਿਕਾਰਾ ਮਿਤੂ। 
ਪੂਰਬ ਦੇਸ ਅਪੂਰਬ _ਨਗਰੀ। _ਤਿਹੂੰ ਭਵਨ ਕੇ ਬੀਚ _ਉਜਗਰੀ। _੧। 


ਸਿਵ ਪ੍ਰਸਾਦ ਰਾਜਾ ਤਹ ਕੋ ਹੈ। ਸਦਾ ਸਰਬਦਾ ਸਿਵਰਤ ਸੋਹੈ। 
ਭਾਵਨ ਦੇ ਤਿਹ ਨਾਰਿ _ਭਣਿਜੈ। ਮਨ ਮੋਹਨਿ ਦੇ ਸੁਤਾ ਕਹਿਜੈ। ੨। 


ਸਾਹ _ਮਦਾਰ ਪੀਰ ਤਹ _ਜਾਹਿਰ। ਸੇਵਤ ਜਾਹਿ ਭੂਪ ਨਰ _ਨਾਹਰ। 
ਏਕ ਦਿਵਸ ਨ੍ਰਿਪ ਤਹਾ ਸਿਧਾਰਾ। _ਦੁਹਿਤਾ ਸਹਿਤ ਲਏ ਸੰਗ ਦਾਰਾ। ੩। 


੭%#ਤਲ 
ਏਕ ਪੁਰਖ ਨ੍ਰਿਪ ਕੀ ਦੁਹਿਤਾ ਕਹਿ _ਭਾਇਯੋ। 
ਪਠੈ _ਸਹਚਰੀ ਤਾ ਕਹ _ਤਹੀ ਬੁਲਾਇਯੋ। 
ਤਹੀ ਕਾਮ ਕੇ ਕੇਲ ਤਰੁਨਿ ਤਾ ਸੋ ਕਿਯੋ। 
ਹੋ ਹਸਿ ਹਸਿ ਕਰਿ ਆਸਨ ਤਾ ਕੋ ਕਸਿ ਕਸਿ ਲਿਯੋ। ੪। 
ਪੀਰ ਚੂਰਮਾ ਹੇਤ ਜੁ ਭੂਪ _ਬਨਾਇਯੋ। 
ਅਧਿਕ ਭਾਂਗ ਕੌ ਤਾ ਮਹਿ _ਤਰੂਨਿ _ਮਿਲਾਇਯੋ। 
ਸਭ ਸੋਫੀ ਤਿਹ ਖਾਇ ਦਿਵਾਨੇ ਹ੍ਹੈ ਪਰੇ। 
ਹੋ ਜਾਨੁ ਪੁਹਾਰ ਬਿਨਾ ਸਗਰੇ ਆਪੇ ਮਰੇ। ੫। 
ਚੱਪਣਾ 
ਸੋਫੀ ਭਏ ਸਭੇ ਮਤਵਾਰੇ। ਜਨੁ _ਕਰ ਪਰੇ ਬੀਰ ਰਨ ਮਾਰੇ। 
ਰਾਜ ਸੁਤਾ ਇਤ ਘਾਤ _ਪਛਾਨਾ। _ਉਠ ਪ੍ਰੀਤਮ ਸੰਗ _ਕਿਯਾ _ਪਯਾਨਾ। ੬। 


ਸੋਫੀ ਕਿਨੂੰ ਨ ਆਖਿ ਉਘਾਰੀ। _ਲਾਤ _ਜਾਨੁ _ਸੈਤਾਨ ਪ੍ਰਹਾਰੀ। 
ਭੇਦ ਅਭੇਦ ਨ ਕਿਨਹੂੰ _ਪਾਯੋ। _ਰਾਜ ਕੁਅਰਿ ਲੈ ਮੀਤ _ਸਿਧਾਯੋ। _੭। _੧। 
/ਏਤਾ ਨੀ ਲਾਰਤ੍ਹ ੫ਖੂਯਾਨੇ ਕਯਾ ਗੰਹਤ ਮਹਾਂ ਭੂਪ ਨੰਠਾਦੇ ਤੀਨ ਐਂ ਇਨਯਨ ਲਹੇੜ੍  ਸਨਪਤਮ 
ਗਤ ਸ਼ੜਆ ਸ੍ਤ/ =੨੫੯/ ੬੫੭੨/ %ਫਹੀ/ 
ਚੱਪਣਾ 
ਸੁਨੁ ਰਾਜਾ ਇਕ ਔਰ ਪ੍ਰਸੰਗਾ। ਜਸ _ਕਿਯ ਸੁਤਾ ਪਿਤਾ ਕੇ _ਸੰਗਾ। 
ਪ੍ਰਬਲ ਸਿੰਘ ਰਾਜਾ ਇਕ ਅਤਿ _ਬਲ। ਅਰਿ ਕਾਪਤ ਜਾ ਕੇ ਡਰ ਜਲ ਥਲ। ੧। 


ਸੀ ਝਕਝੂਮਕ ਦੇ ਤਿਹ _ਬਾਰਿ। ਘੜੀ ਆਪੁ ਜਨੁ ਬ੍ਰਹਮ ਸੁ _ਨਾਰ। 
ਤਹ ਥੋ _ਸੁਘਰ ਸੈਨ ਖਤਿਰੇਟਾ। ਇਸਕ ਮੁਸਕ ਕੇ ਸਾਥ ਲਪੇਟਾ। ੨। 


ਜਗੰਨਾਥ _ਕਹ ਭੂਪ _ਸਿਧਾਯੋ। ਪੁਤ੍ਰ _ਕਲਤ੍ਰ _ਸੰਗ ਲੈ _ਆਯੋ। 
ਜਗੰਨਾਥ _ਕੋ_ਨਿਰਖ _ਦਿਵਾਲਾ। _ਬਚਨ _ਬਖਾਨਾ ਭੂਪ _ਉਤਾਲਾ। _੩। 


ਚਰਿਤ੍ਰ ਪਾਖਿਆਨ ੫0੧ 


ਜੱਪਣਾ 

ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ, ਜਿਸ _ਛਲ _ਨਾਲ ਇਸਤਰੀ ਨੇ ਯਾਰ ਨੂੰ ਕਢ 
ਦਿੱਤਾ ਸੀ। ਪੂਰਬ ਦੇਸ ਵਿਚ ਇਕ ਅਦੁੱਤੀ ਨਗਰੀ ਸੀ। (ਉਹ) ਤਿੰਨਾਂ ਲੋਕਾਂ ਵਿਚ ਪੂਸਿੱਧ 
ਸੀ।੧। 

ਉਥੋਂ ਦਾ ਰਾਜਾ ਸ਼ਿਵ ਪੁਸਾਦ ਸੀ। (ਉਹ) ਸਦਾ ਕੇਵਲ ਸ਼ਿਵ (ਦੀ ਉਪਾਸਨਾ) ਵਿਚ 
ਮਗਨ ਰਹਿੰਦਾ ਸੀ। ਉਸ ਦੀ ਪਤਨੀ ਦਾ ਨਾਂ ਭਾਵਨ ਦੇ (ਦੇਈ) ਦਸਿਆ ਜਾਂਦਾ ਸੀ। ਮਨ 
ਮੋਹਨੀ ਨਾਂ ਦੀ ਉਸ ਦੀ ਪੁੱਤਰੀ ਸੀ।੨। 

ਉਥੇ ਸ਼ਾਹ _ਮਦਾਰ _ਜ਼ਾਹਿਰਾ ਪੀਰ ਹੁੰਦਾ ਸੀ, ਜਿਸ ਨੂੰ ਪੁਰਸਾਂ ਦਾ ਸੁਆਮੀ ਰਾਜਾ 
ਪੂਜਦਾ ਸੀ। ਇਕ ਦਿਨ ਰਾਜਾ ਉਥੇ _ਗਿਆ। ਪੁੱਤਰੀ ਅਤੇ ਇਸਤਰੀ (ਦੋਹਾਂ ਨੂੰ _) ਨਾਲ ਲੈ 
ਲਿਆ।੩। 
੭%#ਤਾਲ 


ਰਾਜੇ ਦੀ ਪੁੱਤਰੀ ਨੂੰ ਇਕ ਬੰਦਾ ਚੰਗਾ ਲਗਿਆ। ਸਖੀ ਭੇਜ ਕੇ ਉਸ ਨੂੰ ਉਥੇ 
ਬੁਲਾਇਆ। _ਰਾਜ ਕੁਮਾਰੀ ਨੇ ਉਸ ਨਾਲ ਉਥੇ ਹੀ ਰਤੀ-ਕ੍ਰੀੜਾ ਕੀਤੀ। ਹਸ ਹਸ ਕੇ 
ਨਾਲ ਕਸ ਕਸ ਕੇ ਆਸਣ ਲਏ।੪। 


ਹੀ 
ਉਸ 


ਰਾਜੇ ਨੇ ਪੀਰ ਲਈ ਜੋ ਚੂਰਮਾ ਬਣਾਇਆ ਸੀ, ਉਸ ਵਿਚ ਰਾਜ ਕੁਮਾਰੀ ਨੇ ਬਹੁਤ 
ਸਾਰੀ ਭੰਗ _ਮਿਲਾ _ਦਿੱਤੀ। ਸਾਰੇ _ਸੋਫ਼ੀ (ਪਰਹੇਜ਼ਗਾਰ) ਉਸ ਨੂੰ ਖਾ ਕੇ ਦੀਵਾਨੇ ਹੋ ਕੇ ਡਿਗ 
ਪਏ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਟ _ਵਜਣ ਤੋ ਬਿਨਾ ਹੀ ਸਾਰੇ ਮਰ ਗਏ ਹੋਣ।੫। 


ਜੱਪਣਾ 

ਸਾਰੇ _ਸੋਫ਼ੀ ਮਤਵਾਲੇ ਹੋ ਗਏ, ਮਾਨੋ ਯੁੱਧ-ਭੂਮੀ ਵਿਚ ਸੂਰਮੇ ਮਾਰੇ ਹੋਏ ਪਏ _ਹੋਣ। 
ਰਾਜ ਕੁਮਾਰੀ ਨੇ ਇਹ ਮੌਕਾ ਤਾੜਿਆ ਅਤੇ ਉਠ ਕੇ ਪ੍ਰੀਤਮ ਨਾਲ ਚਲੀ _ਗਈ।੬। 

ਕਿਸੇ ਸੋਫ਼ੀ ਨੇ ਔਖ ਨ ਖੋਲ੍ਹੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ੈਤਾਨ ਨੇ ਲਤ _ਮਾਰ 
ਕੇ (ਸਭ ਨੂੰ ਸੰਵਾ ਦਿੱਤਾ ਹੋਵੇ।) ਕਿਸੇ ਨੇ ਵੀ ਭੇਦ ਅਭੇਦ ਨੂੰ ਨ _ਸਮਝਿਆ। ਮਿਤਰ ਰਾਜ 
ਕੁਮਾਰੀ ਨੂੰ ਲੈ ਕੇ ਚਲਾ _ਗਿਆ।੭। 

ਏਥੋਂ ਸੰ ਗੰਰੇਤੁੰਪ/ਮਆਨ ਦੇ ਤਆ ਗੱਰੇੜੂ ਦੇ ਮੰਤ ਭੂਪ ਸਲਾਦ ਦੇ ੩੫੯੬ਵੇਂ' ਗਾਰੇਤੂ ਦੀ ਸਮ੫ਤ£ 

ਭਾ ਲਭ _ਹੀ/ _=੫੯/ ੬੫੭੨/ ਚਲਟਾ/ 

ਜੱਪਣਾ 

ਹੇ ਰਾਜਨ! ਇਕ ਹੋਰ (ਛਲ ਵਾਲਾ) ਪੁਸੰਗ ਸੁਣੋ ਜੋ ਪੁੱਤਰੀ ਨੇ _ਪਿਤਾ ਨਾਲ ਕੀਤਾ 
ਸੀ। ਪ੍ਰਬਲ ਸਿੰਘ ਨਾਂ ਦਾ ਇਕ ਬਹੁਤ ਬਲਵਾਨ ਰਾਜਾ ਸੀ ਜਿਸ ਦੇ ਡਰ ਕਰ ਕੇ ਜਲ ਥਲ 
ਵਿਚ _ਵੈਰੀ ਕੰਬਦੇ _ਸਨ।੧। 

ਉਸ ਦੀ ਝਕਝੂਮਕ ਦੇ (ਦੇਈ) ਨਾਂ ਦੀ _ਬਾਲਿਕਾ ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ 
ਬ੍ਰਹਮਾ ਨੇ ਉਸ ਇਸਤਰੀ ਨੂੰ ਆਪ ਘੜਿਆ ਹੋਵੇ। ਉਥੇ ਇਕ _ਸੁਘਰ ਸੈਨ ਨਾਂ ਦਾ ਖਤਰੀ 
ਰਹਿੰਦਾ ਸੀ। (ਉਹ) ਇਸ਼ਕ ਮੁਸ਼ਕ ਵਿਚ _ਲਿਪਟਿਆ ਹੋਇਆ _ਸੀ।੨। 

(ਜਦ) ਰਾਜਾ ਜਗਨ ਨਾਥ (ਮੰਦਿਰ ਦੀ ਯਾਤ੍ਹਾ) ਨੂੰ ਗਿਆ ਤਾਂ ਪੁੱਤਰ ਅਤੇ ਇਸਤਰੀਆਂ 
ਨੂੰ ਨਾਲ ਲੈ ਆਇਆ। ਜਗਨ ਨਾਥ ਦਾ ਮੰਦਿਰ ਵੇਖ ਕੇ ਰਾਜੇ ਨੇ ਝਟਪਟ ਬਚਨ ਕਿਹਾ--।੩। 


੫0੨ ਸੀ _ਦਸਮ-ਗੁੰਥ _ਸਾਹਿਬ 


ਹਮਰੋ ਪਾਪ ਪੁਰਾਤਨ _ਗਯੋ। _ਸਫਲ ਜਨਮ _ਹਮਰੋ ਅਬ _ਭਯੋ। 
ਜਗੰਨਾਥ _ਕੋ ਪਾਯੋ _ਦਰਸਨ। ਔਰ _ਕਰਾ _ਹਾਥਨ ਪਗ __ਪਰਸਨ। _੪। 


ਤਬ ਲਗ ਭੂਪ ਸੁਤਾ ਤਹ ਆਈ। ਪਿਤਾ ਸੁਨਤ ਅਸ ਕਹਾ ਸੁਨਾਈ। 


ਸੁਨਿ ਸੈ ਸੈਨ ਆਜੁ ਹਿਯਾ ਕਰਿ ਹੋ। ਜਿਹ ਏ ਕਹੈ ਤਿਸੀ ਕਹ ਬਰਿ ਹੋ। ੫। 


ਰੀਤ ਪੀ ਦਹ ਤੀ ਥੀ ਬਲੀ ਬਜਨੀ ਤਹੀ/ ਬਚੀ ਇਹ ਪਰਤ ਤੀਰ 
ਸੁਘਰ ਸੈਨ ਖਤ੍ਰੀ ਜੋ _ਆਹੀ। _ਜਗੰਨਾਥ ਦੀਨੀ ਮੈ _ਤਾਹੀ। ੬। 


ਰਾਜੈ ਬਚਨ ਸੁਨਾ ਇਹ ਬਿਧਿ ਜਬ। ਐਸ ਕਹਾ ਦੁਹਿਤਾ ਕੇ ਸੰਗ ਤਬ। 
ਜਗੰਨਾਥ ਜਾ ਕਹ ਤੂ ਦੀਨੀ। ਹਮ ਸੌ ਜਾਤ ਨ ਤਾ ਸੌ ਲੀਨੀ। ੭। 


ਭੇਦ ਅਭੇਦ ਨ ਕਛੁ ਜੜ _ਪਾਯੋ। ਇਹ ਛਲ ਅਪਨਾ ਮੂੰਡ ਮੁੰਡਾਯੋ। 
ਜਗੰਨਾਥ _ਕੋ__ਬਚਨ _ਪਛਾਨਾ। ਰਾਜ ਸੁਤਾ ਲੈ ਮੀਤ _ਸਿਧਾਨਾ। ੮। ੧। 


/ਏੱਤਾ ਨੀ ਗਾਹੇਤ੍ਹ ਖਲੂਯਾਨੋ ਤਰਲਾ ਲਾਰੇੜ੍ਹੇ ਮੀ ਭੂ ਨੰਠਾਦੇ ਤੀਨ ਸੌ ਨਾਨ ਲਾਂਠਤ ਸਮਮਤਆ 


ਗਤ ਨਭ# ਸਤ _=੨੬7/ ੬੫੮0/ %ਠਲਹੰ/ 


ਚੱਪਣਾ 
ਸੁਨ ਰਾਜਾ ਇਕ _ਕਥਾ _ਪੁਰਾਤਨ। ਜਿਹ ਬਿਧਿ ਪੰਡਿਤ ਕਹਤ ਮਹਾ ਮੁਨਿ। 
ਏਕ ਮਹੇਸੂ ਸਿੰਘ ਰਾਜਾਨਾ। ਡੰਡ ਦੇਤ ਜਾ ਕੋ ਨ੍ਰਿਪ ਨਾਨਾ। ੧। 
ਨਗਰ _ਮਹੇਸਾਵਤਿ ਤਹ _ਰਾਜਤ। _ਅਮਰਾਵਤਿ ਜਹ _ਦੁਤਿਯ _ਬਿਰਾਜਤ। 
ਤਾ ਕੀ ਜਾਤ ਨ ਉਪਮਾ ਕਹੀ। ਅਲਕਾ _ਨਿਰਖਿ ਥਕਿਤ ਤਿਹ ਰਹੀ। ੨। 


ਗਜ _ਗਾਮਿਨਿ ਦੇ ਸੁਤਾ ਭਨਿਜੈ। ਚੰਦੂ ਸੂਰ ਪਟਤਰ ਮੁਖ ਦਿਜੈ। 


ਤਾ ਕੀ ਜਾਤ ਨ ਪੂਭਾ ਬਖਾਨੀ। ਥਕਿਤ ਰਹਤ ਰਾਜਾ ਅਰੁ _ਰਾਨੀ। ੩। 


ਤਾ ਕੀ ਲਗਨ ਏਕ ਸੋ ਲਾਗੀ। ਨੀਦ ਭੂਖਿ ਜਾ ਤੇ ਸਭ ਭਾਗੀ। 
ਗਾਜੀ ਰਾਇ ਤਵਨ ਕੋ ਨਾਮਾ। ਥਕਿਤ ਰਹਤ ਜਾ ਕੌ ਲਿਖ ਬਾਮਾ। ੪। 


ਔਰ ਘਾਤ ਜਬ _ਹਾਥ ਨ _ਆਈ। ਏਕ ਨਾਵ ਤਵ ਨਿਕਟ ਮੰਗਾਈ। 
ਰਾਜ ਕੁਅਰਿ ਤਿਹ ਰਾਖਾ _ਨਾਮਾ। ਜਾਨਤ ਸਕਲ ਪੁਰਖ ਅਰੁ _ਬਾਮਾ। ੫। 


ਗਾਜੀ ਰਾਇ _ਬੈਠਿ ਤਿਹ ਊਪਰ। _ਨਿਕਸਾ ਆਇ ਭੂਪ _ਮਹਲਨ _ਤਰ। 
ਲੈਨੀ ਹੋਇ ਨਾਵ ਤੌ _ਲੀਜੈ। ਨਾਤਰੁ ਮੋਹਿ ਉਤਰ ਕਛੂ _ਦੀਜੈ। ੬੧ 


ਮੈ ਲੈ ਰਾਜ ਕੁਅਰਿ ਕੌ _ਜਾਊ। ਬੇਚੌ ਜਾਇ ਔਰ ਹੀ ਗਾਊ। 
ਲੈਨੀ ਹੋਇ ਨਾਵ ਤਬ ਲੀਜੈ। _ਨਾਤਰ ਹਮੈ _ਬਿਦਾ ਕਰਿ _ਦੀਜੈ। _੭। 


ਚਰਿਤ੍ਰ ਪਾਖਿਆਨ ੫0੩ 


ਮੇਰੇ ਪੁਰਾਤਨ ਪਾਪ ਖ਼ਤਮ ਹੋ ਗਏ _ਹਨ। ਮੇਰਾ ਜਨਮ ਹੁਣ ਸਫਲ ਹੋ ਗਿਆ ਹੈ। 
(ਉਸ ਨੇ) ਜਗਨ ਨਾਥ _ਦਾ ਦਰਸ਼ਨ _ਕੀਤਾ ਅਤੇ ਹੱਥਾਂ ਨਾਲ ਪੈਰਾਂ ਨੂੰ ਛੋਹਿਆ ਹੈ।੪। 


ਤਦ ਤਕ ਰਾਜੇ ਦੀ ਪੁੱਤਰੀ ਉਥੇ ਆ _ਗਈ। _(ਉਸ ਨੇ) ਪਿਤਾ ਨੂੰ ਸੁਣਾਉਂਦੇ ਹੋਇਆਂ 
ਇਸ ਤਰ੍ਹਾਂ _ਕਿਹਾ--ਸੁਣੋ, ਮੈਂ ਅਜ ਇਥੇ _ਹੀ_ਸੰਵਾਂਗੀ। ਜਿਸ ਨੂੰ ਜਗਨ ਨਾਥ _ਕਹਿਣ ਗੇ, 
ਉਸੇ ਨਾਲ ਵਿਆਹ _ਕਰਾਂਗੀ।੫। 

ਜਦ _ਉਥੇ ਸੁੱਤੀ ਹੋਈ (ਉਹ) ਸਵੇਰੇ _ਜਾਗੀ _ਤਦ ਪਿਤਾ ਨਾਲ ਇਸ ਤਰ੍ਹਾਂ ਗੱਲ 
ਕੀਤੀ--। ਸੁਘਰ ਸੈਨ ਨਾਂ ਦਾ ਜੋ ਛਤ੍ਰੀ ਹੈ, ਜਗਨ ਨਾਥ ਨੇ ਮੈਨੂੰ ਉਸ ਨੂੰ ਦੇ ਦਿੱਤਾ ਹੈ।੬। 

ਰਾਜੇ ਨੇ ਜਦ ਇਸ ਤਰ੍ਹਾਂ ਬਚਨ ਸੁਣਿਆ, ਤਦ ਪੁੱਤਰੀ ਨੂੰ ਇਸ ਤਰ੍ਹਾਂ ਕਹਿਣ ਲਗਾ! 
ਜਗਨ ਨਾਥ ਨੇ ਜਿਸ ਨੂੰ ਤੂੰ ਦਿੱਤੀ ਹੈਂ, ਉਸ ਕੋਲੋਂ ਮੈਂ ਵਾਪਸ ਨਹੀਂ ਲ ਸਕਦਾ।੭। 

ਉਸ ਮੂਰਖ ਨੇ _ਕੁਝ ਭੇਦ ਅਭੇਦ ਨ _ਸਮਝਿਆ। _ਇਸ _ਛਲ _ਨਾਲ ਆਪਣਾ _ਸਿਰ 
ਮੁੰਨਵਾ ਲਿਆ (ਭਾਵ _ਠਗਿਆ _ਗਿਆ)। (ਰਾਜੇ ਨੇ ਉਸ ਨੂੰ) ਜਗਨ ਨਾਥ _ਦਾ ਬਚਨ 
ਮੰਨਿਆ। ਮਿਤਰ _(ਸੁਘਰ ਸੈਨ) ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ।੮। 

/ਏਥੇਂ ਨੰ ਗਰੇਤਰੱਪ/#ਆਨ ਦੇ ਤਆ ਗਰੈੜ੍ਹ ਦੇ ਮੰਤ ਡੂਪ ਸੰਲਾਦ ਦੇ =੬7ਵੇ ਗਰੇੜਹ ਦੀ ਸਪਤ 

ਨਭ ਲ੍ਭ _ਹੈ/ _=੬6/ &੬੫੮6/ ਚਲਦਾ/ 

ਜੱਪਣਾ 

ਹੇ ਰਾਜਨ! (ਤੁਹਾਨੂੰ) ਇਕ ਪੁਰਾਤਨ ਕਥਾ ਸੁਣਾਉਂਦਾ ਹਾਂ, ਜਿਵੇਂ ਪੰਡਿਤਾਂ ਅਤੇ ਮਹਾ 
ਮੁਨੀਆਂ ਨੇ ਕਹੀ ਹੈ। ਇਕ ਮਹੇਸ ਸਿੰਘ ਨਾਂ ਦਾ ਰਾਜਾ ਸੀ ਜਿਸ ਅਗੇ ਅਨੇਕ ਰਾਜੇ ਕਰ 
ਭਰਦੇ ਸਨ।੧। 

ਉਥੇ _ਮਹੇਸਰਾਵਤੀ ਨਾਂ ਦਾ ਇਕ _ਨਗਰ _ਸੀ। (ਉਹ ਨਗਰ _ਇੰਜ ਲਗਦਾ ਸੀ) ਮਾਨੋ 
ਦੂਜੀ _ਅਮਰਾਵਤੀ ਸੁਸ਼ੋਭਿਤ ਹੋਵੇ। ਉਸ _ਦੀ ਉਪਮਾ ਦਾ ਬਿਆਨ ਨਹੀਂ ਕੀਤਾ ਜਾ _ਸਕਦਾ। 
(ਉਸ ਨੂੰ) ਅਲਕਾ _(ਕੁਬੇਰ ਦੀ ਪੁਰੀ) ਵੀ ਵੇਖ ਵੇਖ ਕੇ ਥਕ ਜਾਂਦੀ ਸੀ।੨। 

ਉਸ ਦੀ ਪੁੱਤਰੀ ਨੂੰ ਗਜ _ਗਾਮਿਨੀ ਦੇ (ਦੇਈ) ਕਿਹਾ ਜਾਂਦਾ ਸੀ ਜਿਸ ਦੇ ਮੁਖ ਦੀ 
ਉਪਮਾ ਚੰਦੂਮਾ ਅਤੇ _ਸੂਰਜ _ਨਾਲ ਦਿੱਤੀ ਜਾਂਦੀ ਸੀ। ਉਸ ਦੀ ਸੁੰਦਰਤਾ ਦਾ ਬਖਾਨ ਨਹੀਂ 
ਕੀਤਾ ਜਾ __ਸਕਦਾ। ਰਾਜਾ ਅਤੇ ਰਾਣੀ ਵੀ (ਉਸ ਦੇ ਰੂਪ ਨੂੰ ਵੇਖ ਕੇ) ਥਕ ਜਾਂਦੇ ਸਨ 
(ਅਰਥਾਤ--ਉਸ ਤੋ ਵਾਰਨੇ ਜਾਂਦੇ _ਸਨ)।੩। 

ਉਸ ਦਾ ਪ੍ਰੇਮ ਇਕ (ਵਿਅਕਤੀ) ਨਾਲ ਹੋ ਗਿਆ, ਜਿਸ ਕਰ ਕੇ ਉਸ ਦੀ ਨੀਂਦਰ 
ਅਤੇ ਭੁਖ ਖਤਮ ਹੋ _ਗਈ। ਉਸ (ਵਿਅਕਤੀ) ਦਾ ਨਾਂ ਗਾਜੀ ਰਾਇ ਸੀ ਜਿਸ ਨੂੰ ਵੇਖ ਕੇ 
ਇਸਤਰੀਆਂ _ਥਕੀਆਂ ਰਹਿ ਜਾਂਦੀਆਂ _ਸਨ।੪। 

ਜਦੋਂ ਹੋਰ ਕੋਈ ਦਾਓ ਨ ਲਗਿਆ, ਤਾਂ (ਗਾਜੀ ਰਾਇ ਨੇ) ਆਪਣੇ ਪਾਸ ਇਕ ਬੇੜੀ 
ਮੰਗਵਾਈ। ਉਸ (ਬੇੜੀ) ਦਾ ਨਾਂ “ਰਾਜ ਕੁਮਾਰੀ” ਰਖਿਆ। (ਇਹ ਗੱਲ) ਸਾਰੀਆਂ ਇਸਤਰੀਆਂ 
ਪੁਰਸ਼ ਜਾਣਨ _ਲਗੇ।੫। 
ਗਾਜੀ ਰਾਇ ਉਸ (ਬੇੜੀ) ਉਰ ਬੈਠ ਗਿਆ ਅਤੇ (ਤਰਦਾ ਤਰਦਾ) ਰਾਜੇ ਦੇ ਮੌਹਲਾਂ 
ਦੇ ਹੇਠਾਂ ਆ ਪਹੁੰਚਿਆ। (ਆ ਕੇ ਕਹਿਣ ਲਗਾ ਕਿ) ਜੇ ਬੇੜੀ ਲੈਣੀ ਹੋਵੇ ਤਾਂ ਲੈ ਲਵੋ 
ਨਹੀਂ ਤਾਂ ਮੈਨੂੰ ਕੁਝ _ਉੱਤਰ _ਦਿਓ।੬। 
ਮੈਂ 


ਹੈ 


ਰਾਜ ਕੁਮਾਰੀ (ਭਾਵ! ਬੇੜੀ) ਨੂੰ ਲੈ ਜਾਵਾਂਗਾ ਅਤੇ ਕਿਸੇ ਹੋਰ ਪਿੰਡ ਵਿਚ ਜਾ 
ਵੇਚਾਂਗਾ। ਜੇ ਬੇੜੀ ਲੈਣੀ ਹੋਵੇ ਤਦ ਲਵੋ, ਨਹੀਂ ਤਾਂ ਮੈਨੂੰ ਵਿਦਾ ਕਰ _ਦਿਓ।੭। 


੫0੩੪ 


ਸੀ _ਦਸਮ-ਗੁੰਥ _ਸਾਹਿਬ 


ਮੂਰਖ ਭੂਪ ਬਾਤ ਨਹਿ _ਪਾਈ। _ਬੀਤਾ ਦਿਨ ਰਜਨੀ ਹੈ ਆਈ। 

ਰਾਜ ਸੁਤਾ ਤਬ _ਦੇਗ _ਮੰਗਾਇ। ਬੈਠੀ ਬੀਚ ਤਵਨ ਕੇ ਜਾਇ। ੮। 

ਛਿਦੂ ਮੂੰਦਿ ਨੌਕਾ ਤਰ _ਬਾਧੀ। ਛੋਰੀ ਤਬੈ `ਬਹੀ ਜਬ ਆਧੀ। 

ਜਬ ਨ੍ਰਿਪ ਪ੍ਰਾਤ ਦਿਵਾਨ _ਲਗਾਯੋ। _ਤਬ _ਤਿਨ ਤਹ ਇਕ ਮਨੁਖ _ਪਠਾਯੋ। _੯। 


ਜੋ ਤੁਮ ਨਾਵ ਨ ਮੋਲ ਚੁਕਾਵਤ। ਰਾਜ _ਕੁਅਰਿ ਲੈ `ਬਨਿਕ _ਸਿਧਾਵਤ। 
ਜਾਨਿ ਦੇਹੁ ਜੋ ਮੋਲ ਨ ਬਨੀ। ਮੇਰੇ ਘਰ _ਨਵਕਾ ਹੈ _ਘਨੀ। _੧0। 


ਹਰੀ ਕੁਅਰਿ ਰਾਜਾ ਕੌ ਕਹਿ ਕੈ। ਮੂਰਖ ਸਕਾ ਭੇਦ ਨਹਿ ਲਹਿ ਕੈ। 
ਪ੍ਰਾਤ ਸੁਤਾ ਕੀ ਜਬ ਸੁਧਿ ਪਾਈ। ਬੈਠਿ ਰਹਾ ਮੂੰਡੀ ਨਿਹੁਰਾਈ। _੧੧। ੧। 


/ਏੱਤਾ ਹੰ ਗਾਂਰਤ ੫ਖੂਯਾਨੇ /ਤੈਯਾ ਲਾੜੇ ਅੰਤਾਂ ਭੂਪ ਸੰਠਾਦੇ ਤੀਨ ਸੈਂ /ਏਕਸ਼ਨ ਗਾਰ _ਸਨਖਤਮ 
ਸਤ ਨਭਨ ਸਤ) _=੬੧/ ੬੫੯੧/ ਅਫ੍ਹੀ/ 


ਚੱਪਣਾ 
ਸੁਨੁ ਭੂਪਤਿ ਇਕ ਕਥਾ ਬਚਿਤ੍ਰ। ਜਿਹ ਬਿਧਿ ਕਿਯ ਇਕ ਨਾਰਿ ਚਰਿਤ੍ਰ। 
ਗੁਲੋ ਇਕ _ਖਤ੍ਰਾਨੀ ਆਹੀ। ਜੇਠ _ਮਲ ਛਤ੍ਰੀ ਕਹ ਬ੍ਯਾਹੀ। _੧। 
ਤਾ ਕੌ ਔਰ ਪੁਰਖ ਇਕ ਭਾਯੋ। ਨਿਜੁ ਪਤਿ ਸੇਤੀ ਹੇਤੁ ਭੁਲਾਯੋ। 
ਦਿਵਸ ਤਿਹ ਧਾਮ ਬੁਲਾਵੈ। ਕਾਮ ਭੋਗ ਤਿਨ ਸਾਥ _ਕਮਾਵੈ। ੨। 


ਰੈਨਿ 
ਇਕ ਦਿਨ ਸੁਧਿ ਤਾ ਕੇ ਪਤਿ ਪਾਈ। ਬਹੁ ਬਿਧਿ ਤਾ ਸੰਗ ਕਰੀ ਲਰਾਈ। 
ਅਨਿਕ _ਕਰੀ ਮਾਰਾ। ਤਬ ਤਿਨ ਇਹ ਬਿਧਿ ਚਰਿਤ ਬਿਚਾਰਾ। ੩। 


ਕੌ ਤ੍ਯਾਗੀ। ਸਾਥ _ਫਕੀਰਨ ਕੇ _ਅਨੁਰਾਗੀ। 
ਸੰਗ _ਲੀਨਾ। _ਔਰੈ ਦੇਸ _ਪਯਾਨਾ _ਕੀਨਾ। _੪। 


ਜਿਹ ਜਿਹ ਦੇਸ ਆਪੁ ਪਗੁ _ਧਾਰੈ। ਤਹੀ ਤਹੀ ਵਹੁ ਸੰਗ ਸਿਧਾਰੈ। 
ਔਰ ਪੁਰਖੁ ਤਿਹ _ਅਤਿਥ _ਪਛਾਨੈ। ਤ੍ਰਿਯਾ ਚਰਿਤ੍ਰ ਨ ਕੋਈ ਜਾਨੈ। ੫। ੧। 


/ਏੱਤਾ ਹੀੰ ਗਾਨਤ ੫ਲ੍ਹਯਾਨੇ /ਤੇਯਾ ਲਾਹੇ ਮਹਾਂ ਭੂਪ ਸੰਲਾਦੇ ਤੀਨ ਐਂ ਥਾਨ ਲਾਠੇੜ੍ਹ ਨਆਪਤਨਆ 
ਗਤ ਨਭ#' ਸਤ/ ੩੬੨੪ ੪੬੪੯੬/ #ਫਲ, / 
ਦੱਪਲ? 
ਸੁਨ ਰਾਜਾ ਇਕ _ਕਥਾ _ਨਵੀਨ। ਜਸ ਚਰਿਤ੍ਰ _ਕਿਯ ਨਾਰਿ _ਪੁਬੀਨ। 
ਸਿੰਘ ਮਹੇਸੂ ਸੁਨਾ ਇਕ _ਰਾਜਾ। ਜਿਹ ਸਮ ਔਰ ਨ ਬਿਧਨਾ ਸਾਜਾ। ੧। 


ਨਗਰ _ਮਹੇਸ੍ਰਾਵਤਿ ਤਿਹ _ਰਾਜਤ। _ਦੇਵਪੁਰੀ ਜਾ ਕੌ _ਲਖਿ _ਲਾਜਤ। 
ਬਿਮਲ ਮਤੀ ਰਾਨੀ ਤਿਹ ਐਨ। ਜਾ ਸਮ ਸੁਨੀ ਨ ਨਿਰਖੀ ਨੈਨ। _੨। 


ਚਰਿਤ੍ਰ ਪਾਖਿਆਨ ੫0੫ 


ਮੂਰਖ ਰਾਜੇ ਨੇ ਗੱਲ _ਨ__ਸਮਝੀ। _ਦਿਨ _ਬੀਤ _ਗਿਆ ਅਤੇ _ਰਾਤ _ਹੋ_ਗਈ। _ਰਾਜ 
ਕੁਮਾਰੀ ਨੇ ਤਦ ਦੇਗ _ਮੌਗਵਾਈ ਅਤੇ ਉਸ ਵਿਚ ਜਾ ਕੇ ਬੈਠ ਗਈ।੮। 


(ਦੇਗ ਦਾ) ਮੂੰਹ ਬੰਦ ਕਰ ਕੇ ਬੇੜੀ ਨਾਲ ਬੰਨ੍ਹ ਦਿੱਤਾ ਅਤੇ (ਬੇੜੀ ਨੂੰ) ਤਦ ਛਡਿਆ 
ਅੱਧ ਵਿਚਾਲੇ ਪਹੁੰਚ ਗਈ _(ਅਰਥਾਂਤਰ!| ਜਦ ਹਨੇਰੀ ਵਗਣ ਲਗ _ਗਈ)। ਜਦ 
ਨੇ ਸਵੇਰੇ ਦੀਵਾਨ ਲਗਾਇਆ, ਤਦ ਉਸ (ਬੇੜੀ ਵਾਲੇ) ਨੇ ਉਥੇ ਇਕ ਬੰਦਾ ਭੇਜਿਆ।੯। 
ਜੇ ਤੁਸੀਂ ਬੇੜੀ ਦਾ ਮੁੱਲ ਨਹੀਂ ਚੁਕਾਓਗੇ ਤਾਂ ਮੈਂ ਰਾਜ ਕੁਮਾਰੀ (ਬੇੜੀ) ਨੂੰ ਲੈ ਕੇ 
ਬਨ ਵਿਚ ਚਲਾ _ਜਾਵਾਂਗਾ। (ਰਾਜੇ ਨੇ _ਕਿਹਾ--) ਜਾਣ ਦਿਓ, (ਸਾਡਾ) ਉਸ ਨਾਲ ਮੁੱਲ 
ਮੇਰੇ _ਪਾਸ (ਅਗੇ ਹੀ) ਬਹੁਤ ਬੇੜੀਆਂ _ਹਨ।੧0। 

ਰਾਜੇ ਨੂੰ ਦਸ ਕੇ ਉਸ ਦੀ ਕੁਮਾਰੀ ਨੂੰ ਕਢ ਕੇ ਲੈ ਗਿਆ। ਮੂਰਖ (ਰਾਜਾ) ਭੇਦ ਨੂੰ 
ਸਮਝ _ਨ__ਸਕਿਆ। ਜਦੋਂ ਸਵੇਰੇ ਪੁੱਤਰੀ ਬਾਰੇ ਪਤਾ ਲਗਿਆ, ਤਾਂ ਸਿਰ ਨੀਵਾਂ ਕਰ ਕੇ ਬੈਠ 
ਜਿਹਾ।੧੧। 

ਏਥੋਂ ਗੰ ਗੰਰੇਤੂੱਪ/ੰ#ਆਨ ਦੇ ਤੂੰਆ ਗਾਰੇੜ੍ਹ ਦੇ ਸੰਤ ਭੂਪ ਸੰਲਾਦ ਦੇ =੬ਕਵੇ' ਗੰਰੇਤੂ ਦੀ ਸਮਘਤਨ 

ਅਠ ਲਭ ਹੀ? =੩੬੧/ &੬੪੯੧/ _ਚਲਦਾ/ 

ਜੱਪਣਾ 

ਹੇ ਰਾਜਨ! ਇਕ ਵਿਚਿਤ੍ੁ ਕਥਾ ਸੁਣੋਂ, ਜਿਸ ਤਰ੍ਹਾਂ ਇਕ ਨਾਰੀ ਨੇ ਚਰਿਤ੍ਰ ਕੀਤਾ ਸੀ। 
ਗੁਲੋ ਨਾਂ ਦੀ ਇਕ _ਖਤਰਾਣੀ ਸੀ ਜੋ ਜੇਠ ਮੌਲ ਨਾਂ ਦੇ ਛਤ੍ਰੀ ਨੂੰ ਵਿਆਹੀ ਹੋਈ ਸੀ।੧। 

ਉਸ ਨੂੰ ਇਕ ਹੋਰ ਪੁਰਸ਼ ਚੰਗਾ _ਲਗਾ। _(ਉਸ ਨੇ) ਆਪਣੇ ਪਤੀ ਨਾਲ ਪ੍ਰੇਮ ਭੁਲਾ 
ਦਿੱਤਾ। ਦਿਨ ਰਾਤ ਉਸ ਨੂੰ ਘਰ ਵਿਚ ਬੁਲਾਉਂਦੀ ਅਤੇ ਉਸ _ਨਾਲ _ਕਾਮ-ਭੋਗ _ਕਰਦੀ।੨। 


ਇਕ ਦਿਨ ਉਸ ਦੇ ਪਤੀ ਨੂੰ ਪਤਾ ਲਗ _ਗਿਆ। (ਉਸ ਨੇ) ਉਸ ਨਾਲ ਬਹੁਤ ਤਰ੍ਹਾਂ 
ਨਾਲ _ਲੜਾਈ _ਕੀਤੀ। _ਜੁਤੀਆਂ ਦੀ ਬਹੁਤ ਮਾਰ _ਕੀਤੀ। ਤਦ ਉਸ (ਇਸਤਰੀ) ਨੇ ਇਸ 
ਤਰ੍ਹਾਂ ਨਾਲ ਚਰਿਤ੍ਰ _ਵਿਚਾਰਿਆ।੩। 

ਉਸ ਦਿਨ ਤੋਂ ਉਸ ਨੇ ਪਤੀ ਨੂੰ ਤਿਆਗ ਦਿੱਤਾ ਅਤੇ ਫ਼ਕੀਰਾਂ ਨਾਲ ਪ੍ਰੇਮ-ਸੰਪਰਕ 
ਕਾਇਮ ਕਰ _ਲਿਆ। ਉਸ ਵਿਅਕਤੀ ਨੂੰ ਸਾਧ ਬਣਾ ਕੇ ਨਾਲ ਲੈ ਲਿਆ ਅਤੇ (ਦੋਵੇਂ) ਹੋਰ 
ਦੇਸ ਨੂੰ ਚਲੇ _ਗਏ।੪। 

ਜਿਥੇ ਜਿਥੇ _(ਉਹ) ਵਿਅਕਤੀ ਆਪ _ਧੈਰ ਧਰਦਾ ਸੀ, ਉਥੇ ਉਥੇ ਹੀ ਉਹ ਨਾਲ 
ਜਾਂਦੀ ਸੀ। ਸਾਰੇ ਉਸ ਨੂੰ ਸਾਧ ਸਮਝਦੇ ਸਨ, ਪਰ ਕੋਈ ਵੀ ਇਸਤਰੀ ਦੇ ਚਰਿਤ੍ਰ ਨੂੰ ਨਹੀਂ 
ਸਮਝਦਾ ਸੀ।੫। 

ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇੜ ਦੇ ਮੰਤ ਭੂਪ ਸੰਭਾਦ ਦੇ ੩੬੨ਵੇ' ਗੰਰੇਤੂ ਦੀ ਸਖਤ 

ਭਾ ਲਭ ਹੈ/ _=੬੨/ ੬੪੯੬/ ਚਲਦਾ? 


ਰਾਜਨ! ਇਕ ਨਵੀਂ ਕਥਾ ਸੁਣੋਂ, ਜਿਸ ਤਰ੍ਹਾਂ ਇਕ _ਪ੍ਰਬੀਨ ਇਸਤਰੀ ਨੇ _ਚਰਿਤੁ 

ਮਹੇਸੂ ਸਿੰਘ ਨਾਂ ਦਾ ਇਕ ਰਾਜਾ ਸੁਣੀਂਦਾ ਸੀ ਜਿਸ ਵਰਗਾ ਵਿਧਾਤਾ ਨੇ ਕੋਈ 

ਹੋਰ ਨਹੀਂ ਸਾਜਿਆ _ਸੀ।੧। 

ਉਥੇ _ਮਹੇਸ੍ਰਾਵਤੀ ਨਾਂ ਦੀ ਨਗਰੀ ਸੀ, ਜਿਸ ਨੂੰ ਵੇਖ ਕੇ ਦੇਵਪੁਰੀ ਵੀ _ਸ਼ਰਮਾਉਂਦੀ 
ਦੇ ਘਰ (“ਐਨ”) ਬਿਮਲ ਮਤੀ ਨਾਂ ਦੀ ਰਾਣੀ ਸੀ, ਜਿਸ ਵਰਗੀ ਨ ਕੋਈ ਸੁਣੀ ਹੈ 

ਅਤੇ ਨ ਹੀ ਅਔਖਾਂ ਨਾਲ ਵੇਖੀ ਹੈ।੨। 


ਸੀ _ਦਸਮ-ਗੁੰਥ _ਸਾਹਿਬ 


ਸੀ ਪੰਜਾਬ ਦੇਇ ਤਿਹ ਬੇਟੀ। ਜਾ ਸਮ ਇੰਦੂ ਚੰਦੂ ਨਹਿ ਭੇਟੀ। 
ਅਧਿਕ _ਤਵਨ ਕੀ ਪ੍ਰਭਾ _ਬਿਰਾਜੈ। ਜਿਹ _ਦੁਤਿ _ਨਿਰਖਿ ਚੰਦੂਮਾ ਲਾਜੈ। _੩। 


ਜਬ ਜੋਬਨ ਤਾ ਕੇ ਤਨ ਭਯੋ। ਅੰਗ ਅੰਗ ਮਦਨ _ਦਮਾਮੋ ਦਯੋ। 
ਭੂਪ _ਬ੍ਯਾਹ ਕੋ _ਬਿਵਤ _ਬਨਾਇ। _ਸਕਲ _ਪ੍ਰੋਹਿਤਨ _ਲਿਯਾ _ਬੁਲਾਇ। _੪। 


ਸਿੰਘ ਸੁਰੇਸੂ ਭੂਪ ਤਬ _ਚੀਨਾ। ਜਿਹ ਸਸਿ ਜਾਤ ਨ ਪਟਤਰ _ਦੀਨਾ। 
ਕਰੀ ਤਵਨ ਕੇ ਸਾਥ _ਸਗਾਈ। _ਦੈ ਸਨਮਾਨ _ਬਰਾਤ _ਬੁਲਾਈ।੫। 


ਜੋਰਿ ਸੈਨ ਆਯੋ ਰਾਜਾ ਤਹ। ਰਚਾ _ਬ੍ਯਾਹ ਕੋ _ਬਿਵਤਾਰਾ ਜਹ। 
ਤਹੀ ਬਰਾਤ ਆਇ ਕਰਿ _ਨਿਕਸੀ। ਰਾਨੀ ਕੰਜ ਕਲੀ ਜਿਮਿ _ਬਿਗਸੀ। ੬। 
ਦੰਹਰਾ 
ਰਾਜ ਸੁਤਾ ਸੁੰਦਰ ਹੁਤੀ ਤਿਹ ਬਰ ਹੋਤ ਕੁਰੂਪ। 
ਬਿਮਨ ਭਈ ਅਬਲਾ _ਨਿਰਖਿ ਜਨੁ _ਜਿਯ ਹਾਰਾ ਜੂਪ। _੭। 
ਚੱਪਾਣ 
ਏਕ ਸਾਹੁ ਕੋ ਪੂਤ ਹੁਤੋਂ ਸੰਗ। ਸੁੰਦਰ ਹੁਤੇ ਸਕਲ ਜਾ ਕੇ _ਅੰਗ। 
ਰਾਜ ਸੁਤਾ ਲਖ ਤਾਹਿ ਲੁਭਾਈ। ਗਿਰੀ ਧਰਨਿ ਜਨੁ _ਨਾਗ _ਚਬਾਈ। ੮। 


ਸੁਤਾ ਗਿਰੀ ਮਇਯਾ ਤਹ _ਆਈ। _ਸੀਚਿ ਬਾਰਿ ਬਹੁ _ਚਿਰੈ ਜਗਾਈ। 


ਜਬ ਤਾ ਕੋ ਬਹੁਰੌ ਸੁਧਿ ਆਈ। _ਉਲਟਿ ਗਿਰੀ ਜਨ ਲਗੀ _ਹਵਾਈ। ੯। 
ਪਹਰਿਕ _ਬਿਤੇ ਬਹੁਰਿ ਸੁਧਿ ਆਈ। ਰੋਇ ਮਾਤ ਸੋ ਬਾਤ ਜਨਾਈ। 
ਅਗਨਿ ਜਾਰਿ ਮੁਹਿ ਅਬੈ ਜਰਾਵੌ। ਇਹੁ ਕੁਰੂਪ ਕੇ ਧਾਮ ਨ ਦ੍ਯਾਵੌ। ੧0। 


ਮਾਤਹਿ _ਹੁਤੀ ਸੁਤਾ ਅਤਿ ਪ੍ਯਾਰੀ। ਚਿੰਤਾ ਕਰੀ ਚਿਤ ਮਹਿ ਭਾਰੀ। 
ਜਿਨਿ ਇਹ ਰਾਜ ਸੁਤਾ ਮਰਿ ਜਾਇ। ਕਹਾ ਕਰੈ ਤਾ ਕੀ ਤਬ ਮਾਇ। ੧੧। 


ਜਬ ਨ੍ਰਿਪ ਸੁਤਾ ਕਛੂ ਸੁਧਿ ਪਾਈ। ਰੋਇ ਮਾਤ ਸੌ ਬਾਤ ਸੁਨਾਈ। 
ਧ੍ਰਿਗ ਮੁਹਿ ਰਾਜ ਸੁਤਾ ਕ੍ਯੋ _ਭਈ। ਕਿਸੀ ਸਾਹ ਕੇ ਧਾਮ ਨ ਗਈ। ੧੨। 


ਮੋਰੋ ਭਾਗ ਲੋਪ ਹ੍ਹੈ ਗਯੋ। ਤਾ ਤੇ ਜਨਮ ਭੂਪ ਕੋ ਲਯੋ। 
ਅਬ ਐਸੇ ਕੁਰੂਪ ਕੇ ਜੈ ਹੋ। ਰੈਨਿ ਦਿਵਸ ਸਭ ਰੋਤ ਬਿਤੈ ਹੋ। ੧੩। 


ਧ੍ਰਿਗ ਮੁਹਿ ਨਾਰਿ ਜੋਨਿ ਕਸ ਧਰੀ। ਕ੍ਯੋ ਭੂਪਤਿ ਕੇ ਧਾਮੋਤਰੀ। 
ਮਾਗੀ ਦੇਤ ਨ ਮ੍ਰਿਤੁ ਬਿਧਾਤਾ। ਅਬ ਹੀ ਕਰੌ ਦੇਹਿ ਕੋ _ਘਾਤਾ। ੧੪। 


ਚਰਿਤ੍ਰ ਪਾਖਿਆਨ ੫02 


ਹਾਂ ਦੀ ਪੰਜਾਬ ਦੇਈ ਨਾਂ ਦੀ ਬੇਟੀ ਸੀ, ਜਿਸ _ਵਰਗੀ (ਪੁੱਤਰੀ) ਇੰਦਰ ਅਤੇ 
ਨੂੰ ਵੀ ਨਹੀਂ ਮਿਲੀ ਸੀ। ਉਸ ਦੀ ਸੁੰਦਰਤਾ ਬਹੁਤ ਸ਼ੋਭਦੀ ਰਹਿੰਦੀ ਸੀ, ਜਿਸ ਦੀ 
ਵੇਖ ਕੇ ਚੰਦੂਮਾ ਵੀ _ਲਜਾਉਂਦਾ _ਸੀ।੩। 

ਉਸ ਦੇ ਸ਼ਰੀਰ ਵਿਚ ਜਵਾਨੀ ਆਈ ਤਾਂ ਅੰਗ ਅੰਗ ਵਿਚ ਕਾਮ ਦੇਵ ਨੇ 
ਨਗਾਰਾ ਵਜਾ _ਦਿੱਤਾ। ਰਾਜੇ ਨੇ (ਉਸ ਦੇ) ਵਿਆਹ ਦੀ ਵਿਉਂਤ ਬਣਾਈ _ਅਤੇ ਸਾਰਿਆਂ 
ਪਰੋਹਿਤਾਂ ਨੂੰ ਬੁਲਾ _ਲਿਆ।੪। 


ਦੂ 
ਜੰ %% ਘ੍ 


ਤਦ (ਰਾਜੇ ਨੇ) ਸੁਰੇਸੂ ਸਿੰਘ ਨੂੰ (ਪੁੱਤਰੀ ਲਈ _ਵਰ ਵਜੋਂ) ਚੁਣਿਆ, ਜਿਸ ਦੀ 
ਤੁਲਨਾ ਚੰਦੂਮਾ ਨਾਲ ਵੀ ਨਹੀਂ ਦਿੱਤੀ ਜਾ _ਸਕਦੀ। ਉਸ ਨਾਲ (ਪੁੱਤਰੀ ਦੀ) ਕੁੜਮਾਈ ਕਰ 
ਦਿੱਤੀ ਅਤੇ ਸਨਮਾਨ ਸਹਿਤ _ਬਰਾਤ ਨੂੰ _ਬੁਲਾਇਆ।੫। 


ਰਾਜਾ ਸੈਨਾ ਇਕੱਠੀ ਕਰ ਕੇ ਉਥੇ ਆ ਪਹੁੰਚਿਆ ਜਿਥੇ ਵਿਆਹ ਦੀ ਵਿਵਸਥਾ ਕੀਤੀ 
ਹੋਈ _ਸੀ। ਉਥੇ _ਬਰਾਤ ਆ ਪਹੁੰਚੀ ਅਤੇ _ਰਾਣੀ ਕਮਲ _ਦੀ ਕਲੀ ਵਾਂਗ ਖਿੜ _ਗਈ।੬। 


ਦੰਹਰ” 

ਰਾਜ ਕੁਮਾਰੀ ਬਹੁਤ ਸੁੰਦਰ ਸੀ, ਪਰ ਉਸ ਦਾ ਵਰ ਕੁਰੂਪ ਸੀ। (ਉਸ ਨੂੰ) ਵੇਖ ਕੇ 
ਕੁਮਾਰੀ ਬਹੁਤ ਉਦਾਸ ਹੋ ਗਈ, ਮਾਨੋ ਉਸ ਦਾ ਮਨ ਜੂਏ ਵਿਚ ਹਾਰ _ਗਿਆ ਹੋਵੇ।੭। 
ਚੱਪਾਣ 

(ਉਸ ਰਾਜੇ ਦੇ) ਨਾਲ ਇਕ ਸ਼ਾਹ ਦਾ ਪੁੰਤਰ ਸੀ, 
ਸਨ। ਰਾਜ ਕੁਮਾਰੀ ਉਸ ਨੂੰ ਵੇਖ 
ਮਾਨੋ ਸੌਂਪ ਨੇ _ਡੰਗ ਲਈ ਹੋਵੇ।੮। 

ਆ 

ਹੋਸ਼ ਵਿਚ ਲਿਆਉਂਦੀ। ਜਦ ਉਸ ਨੂੰ ਫਿਰ 
ਮਾਨੋ ਹਵਾਈ (ਗੋਲੀ) ਲਗੀ ਹੋਵੇ।੯। 

(ਜਦ) ਇਕ ਪਹਿਰ ਬੀਤ ਗਿਆ, (ਤਦ) ਫਿਰ ਹੋਸ਼ ਆਈ। ਰੋਕੇ ਮਾਤਾ ਨੂੰ ਕਹਿਣ 
ਲਗੀ ਅਗ _ਬਾਲ ਕੇ ਮੈਨੂੰ ਹੁਣੇ ਸਾੜ _ਦਿਓ ਪਰ ਇਸ ਕੁਰੂਪ ਦੇ ਘਰ ਨ ਭੇਜੋ।੧0। 


ਮਾਤਾ ਨੂੰ ਪੁੱਤਰੀ ਬਹੁਤ ਪਿਆਰੀ ਸੀ। ਉਸ ਨੇ ਮਨ ਵਿਚ ਬਹੁਤ ਚਿੰਤਾ _ਕੀਤੀ। ਜੇ 
ਕਿਤੇ ਇਹ ਰਾਜ ਕੁਮਾਰੀ ਮਰ ਜਾਏ, ਤਦ ਇਸ ਦੀ ਮਾਤਾ ਕੀ _ਕਰੇਗੀ।੧੧। 


ਜਦ ਰਾਜ ਕੁਮਾਰੀ ਨੂੰ ਕੁਝ ਹੋਸ਼ ਆਈ, ਤਾਂ ਰੋਕੇ ਮਾਤਾ ਨੂੰ ਗੱਲ ਸੁਣਾਈ। ਮੈਨੂੰ 
ਧਿੱਕਾਰ ਹੈ ਕਿ ਮੈਂ ਰਾਜ ਕੁਮਾਰੀ ਕਿਉਂ ਬਣੀ। ਕਿਸੇ ਸ਼ਾਹ ਦੇ ਘਰ ਕਿਉਂ ਨ ਜੰਮੀ।੧੨। 


ਮੇਰੇ ਭਾਗ ਲੋਪ ਹੋ ਗਏ ਹਨ, ਤਦ ਹੀ ਤਾਂ ਰਾਜੇ ਦੇ ਘਰ ਜੰਮੀ ਹਾਂ। ਹੁਣ ਅਜਿਹੇ 
ਕੁਰੂਪ ਦੇ _ਘਰ ਜਾਵਾਂਗੀ _ਅਤੇ _ਰਾਤ _ਦਿਨ ਰੋਂਦੇ ਹੋਇਆਂ _ਬਿਤਾਵਾਂਗੀ।੧੩। 


ਮੈਨੂੰ ਧਿੱਕਾਰ ਹੈ ਕਿ (ਸੈਂ) ਨਾਰੀ ਦੀ ਜੂਨ ਕਿਉ ਧਾਰਨ ਕੀਤੀ ਹੈ। ਮੈਂ ਰਾਜੇ ਦੇ ਘਰ 
ਕਿਉਂ ਪ੍ਰਗਟ ਹੋਈ ਹਾਂ। ਵਿਧਾਤਾ ਮੰਗਣ ਤੇ ਮੌਤ ਵੀ ਨਹੀਂ_ਦਿੰਦਾ। ਮੈਂ ਹੁਣੇ ਹੀ (ਆਪਣੇ) 
ਸ਼ਰੀਰ ਨੂੰ ਖਤਮ _ਕਰ _ਦਿਆਂਗੀ।੧੪। 


੫0੮ 


ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਮੁਖ ਮਾਗੇ ਜੋ ਪੁਰਖ ਕੋ ਭਲੋ ਬੁਰੋ ਕੁਛ _ਹੋਇ। 
ਤੌ ਦੁਖਿਯਾ ਇਹ ਜਗਤ ਮੈ _ਜਿਯਤ ਨ _ਉਬਰੈ ਕੋਇ। ੧੫। 
ਦੱਪਲ? 
ਅਬ ਮੈ ਮਾਰਿ ਕਟਾਰੀ ਮਰਿ ਹੋ। ਨਾਤਰ ਬਸਤ੍ਰ ਭਗੌਹੇ ਧਰਿ ਹੋ। 


੮ 


ਬਰੌ ਤ ਪੂਤ ਸਾਹ ਕੋ _ਬਰੌ। ਨਾਤਰ ਆਜੁ ਖਾਇ ਬਿਖੁ ਮਰੌ। ੧੬। 


ਰਾਨੀ ਕੋ ਦੁਹਿਤਾ ਥੀ ਪ੍ਯਾਰੀ। ਸੋਈ ਕਰੀ ਜੁ ਤਾਹਿ ਉਚਾਰੀ। 
ਚੇਰੀ ਕਾਢਿ ਤਵਨ ਕਹ _ਦੀਨੀ। ਭੂਪ ਸੁਤਾ ਕਰਿ _ਤਿਨ ਜੜ _ਚੀਨੀ। _੧੭। 


ਸਾਹ ਪੁਤੁ ਕਹ ਦਈ ਕੁਮਾਰੀ। ਦੁਤਿਯ ਪੁਰਖ ਨਹਿ _ਕ੍ਰਿਯਾ ਬਿਚਾਰੀ। 
ਲੈ ਚੇਰੀ ਵਹੁ ਭੂਪ _ਸਿਧਾਯੋ। ਜਾਨ੍ਯੋ ਰਾਜ ਸੁਤਾ ਬਰਿ ਲ੍ਯਾਯੋ। _੧੮। ੧। 
/ਛਤ ਨੀ ਗਾਠੇਤੂ ਖਦੂਯਾਨੇ /ਤੇ੍‌ਯਾ ਲਾਰੇਤ੍ਹੰ ਅਤ ਡੂਪ ਨੰਠਾਦੇ ਤਨ ਨੌਂ ਤਨ ਯਾਰ _ਸਪਤਨ 
ਡਤੁ_ਨਭਨ ਨ੍ਤ/ ੨੬੨੩੪ ੬੬੧5/ %ਠਲੂੰ/ 
ਚੱਪਣਾ 
ਗਨਪਤਿ _ਸਿੰਘ ਏਕ ਰਾਜਾ _ਬਰ। _ਗਨਪਾਵਤੀ ਹੁਤੋ ਜਾ ਕੇ _ਘਰ। 
ਸੀ _ਮਹਤਾਬ _ਪੂਭਾ ਤਿਹ _ਰਾਨੀ। ਜਾਹਿ _ਨਿਰਖਿ ਕਰਿ ਨਾਰਿ _ਲਜਾਨੀ। ੧। 


ਮੁਹਕਮ ਸਿੰਘ ਏਕ ਛਤ੍ਰੀ ਜਹ। ਜਿਹ ਸਮ _ਉਪਜਾ ਦੁਤਿਯ ਨ ਮਹਿ ਮਹ। 
ਰਾਨੀ ਜਬ ਤਾ ਕੋ ਲਖਿ ਪਾਯੋ। ਕਾਮ ਭੋਗ ਗ੍ਰਿਹ ਬੋਲਿ ਕਮਾਯੋ। ੨। 


ਤਬ ਲਗਿ ਆਇ ਗਯੋ ਰਾਜਾ ਤਹ। ਜਾਰ ਹੁਤੋ ਭੋਗਤ ਤਾ ਕੌ _ਜਹ। 
ਨਿਰਖ ਨਾਥ ਤ੍ਰਿਯ ਚਰਿਤ੍ਰ _ਬਿਚਾਰਾ। ਹਾਰ ਤੋਰਿ ਅੰਗਨਾ ਮਹਿ _ਡਾਰਾ। ੩। 


ਬਿਹਸਿ ਬਚਨ ਨ੍ਰਿਪ ਸੰਗ _ਉਚਾਰਾ। _ਖੋਜਿ ਹਾਰ ਤੁਮ ਦੇਹੁ _ਹਮਾਰਾ। 
ਆਨ ਪੁਰਖ ਜੋ ਹਾਥ ਲਗੈ ਹੈ। ਤੌ ਹਮਰੇ ਪਹਿਰਨ ਤੇ ਜੈ ਹੈ। ੪। 


੮ ੮ 


ਖੋਜਤ ਭਯੋ ਜੜ ਹਾਰ ਅਯਾਨੋ। ਨੇਤਰ ਨੀਚ ਕਰਿ ਭੇਦ ਨ ਜਾਨੋ। 
ਨਾਰਿ ਆਗੇ ਹੂ ਮੀਤ _ਨਿਕਾਰਾ। ਸਿਰ ਨੀਚੇ ਪਸੁ ਤਿਹ ਨ ਨਿਹਾਰਾ। ੫। 


ਪਹਰਿਕ ਲਗੇ _ਖੋਜਿ ਜੜ _ਹਾਰੋ। ਲੈ ਰਾਨੀ ਕਹ ਦਯੋ _ ਸੁਧਾਰੋਂ। 
ਅਤਿ _ਪਤਿਬੁਤਾ ਤਾਹਿ _ਠਹਰਾਯੋ। _ਦੁਤਿਯ ਪੁਰਖ ਜਿਨ ਕਰ ਨ ਛੁਆਯੋ। ੬। ੧। 


/ਏੱਤਾ ਹਾੰ ਗਾਹੇਤ੍ਹ ਪਲ੍ਯਾਨੋ /ਰ੍‌ਯਾ ਹੇਤ ਨੰ ਝੂਪ ਨੱਠਾਏੇ ਤੀਨ ਸੋਂ ਲੋਗਨ ਲਾਂਠਤ _ਸਨਆਖਤਮ 
ਗਤ ਭਨ ਨ੍ਤ/ _=੬੬/ ੬੬੨੭/ %ਫਲਹੰ/ 


ਚਰਿਤ੍ਰ ਪਾਖਿਆਨ ੫0੯ 


ਦੰਹਰਾ 

ਜੇ ਮੂੰਹ ਮੰਗੇ ਕਿਸੇ ਬੰਦੇ ਦਾ ਮਾੜਾ ਜਾਂ _ਚੰਗਾ ਹੋ ਜਾਵੇ, ਤਾਂ ਇਸ ਸੰਸਾਰ ਵਿਚ ਕੋਈ 
ਵੀ ਦੁਖੀ ਜੀਉਂਦਾ ਨ _ਬਚਦਾ।੧੫। 
ਚੱਪਣਾ 

(ਰਾਜ ਕੁਮਾਰੀ ਨੇ ਫਿਰ ਕਿਹਾ--) ਹੁਣ ਮੈਂ ਕਟਾਰੀ ਮਾਰ ਕੇ ਮਰ ਜਾਵਾਂਗੀ, ਨਹੀਂ ਤਾਂ 
ਭਗਵੇ ਬਸਤੁ _ਧਾਰਨ _ਕਰ _ਲਵਾਂਗੀ। ਜੇ ਵਿਆਹ ਕਰਾਂਗੀ ਤਾਂ ਸ਼ਾਹ ਦੇ ਪੁੱਤਰ ਨਾਲ, ਨਹੀਂ 
ਤਾਂ ਅਜ ਵਿਸ਼ ਖਾ ਕੇ ਮਰ ਜਾਵਾਂਗੀ।੧੬। 

ਰਾਣੀ ਨੂੰ ਪੁੱਤਰੀ ਬਹੁਤ ਹੀ ਪਿਆਰੀ _ਸੀ। _(ਉਸ ਨੇ) ਉਹੀ ਕੀਤਾ, ਜੋ ਉਸ 
ਕਿਹਾ। (ਇਕ) ਦਾਸੀ ਕਢ ਕੇ ਉਸ (ਰਾਜ ਕੁਮਾਰ) ਨੂੰ ਦੇ ਦਿੱਤੀ। ਉਸ ਮੂਰਖ ਨੇ ਉਸ 
ਰਾਜ ਪੁੱਤਰੀ ਕਰ ਕੇ ਸਮਝਿਆ।੧੭। 

ਸ਼ਾਹ ਦੇ ਪੁੱਤਰ ਨੂੰ ਰਾਜ ਕੁਮਾਰੀ ਦੇ ਦਿੱਤੀ। ਇਸ ਕ੍ਰਿਆ ਬਾਰੇ ਕਿਸੇ ਹੋਰ ਪੁਰਸ਼ ਨੇ 
ਕੁਝ ਨ ਸਮਝਿਆ। ਦਾਸੀ ਲੈ ਕੇ ਉਹ ਰਾਜਾ ਚਲਾ ਗਿਆ, ਇਹ ਜਾਣ ਕੇ ਕਿ (ਉਸ ਨੇ) 
ਰਾਜ ਕੁਮਾਰੀ ਵਿਆਹ ਲਿਆਉਂਦੀ ਹੈ।੧੮। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਝਾਦ ਦੇ ੩੬ਤਵੇ' ਗਰੇਤੂ ਦੀ ਸਮ੫ਤਨ 

ਨ੍ਠ ਡ੍ਭ _ਹੰ/ =੬੩/ ੬੬੧5/ ਚਲਦਾ/ 


02੧੨ ੨੧ 


ਜੱਪਣਾ 

ਗਨਪਤਿ ਨਾਂ ਦਾ ਇਕ ਚੰਗਾ _ਰਾਜਾ _ਸੀ। ਉਸ ਦਾ ਘਰ _ਗਨਪਾਵਤੀ (ਨਗਰੀ) ਵਿਚ 
ਸੀ। ਮਹਤਾਬ ਪ੍ਰਭਾ ਉਸ _ਦੀ ਰਾਣੀ ਸੀ, ਜਿਸ (ਦੀ ਸੁੰਦਰਤਾ) ਨੂੰ ਵੇਖ ਕੇ ਇਸਤਰੀਆਂ ਵੀ 
ਲਜਾਉ'ਦੀਆਂ _ਸਨ।੧। 

ਉਥੇ _ਮੁਹਕਮ ਨਾਂ ਦਾ ਇਕ ਛਤ੍ਰੀ ਸੀ, ਜਿਸ ਵਰਗਾ ਧਰਤੀ ਉਤੇ ਹੋਰ ਕੋਈ ਪੈਦਾ 
ਨਹੀਂ ਹੋਇਆ ਸੀ। ਰਾਣੀ ਨੇ ਜਦ ਉਸ ਨੂੰ ਵੇਖਿਆ, ਤਾਂ ਘਰ ਬੁਲਾ ਕੇ (ਉਸ ਨਾਲ) ਸੈਯੋਗ 
ਕੀਤਾ।੨। 

ਤਦ ਤਕ ਰਾਜਾ ਉਥੇ ਆ ਗਿਆ ਜਿਥੇ ਉਸ ਨਾਲ ਯਾਰ _ਸੈਯੋਗ _ਕਰ ਰਿਹਾ _ਸੀ। 
ਪਤੀ ਨੂੰ ਵੇਖ ਕੇ ਇਸਤਰੀ ਨੇ (ਮਨ ਵਿਚ) ਚਰਿਤ੍ਰ ਵਿਚਾਰਿਆ। (ਗਲ ਦਾ) ਹਾਰ ਤੋੜ ਕੇ 
ਵੇਹੜੇ ਵਿਚ ਸੁਟ ਦਿੱਤਾ।੩। 

(ਉਹ) ਹਸ ਕੇ ਰਾਜੇ ਨੂੰ ਕਹਿਣ ਲਗੀ ਕਿ ਤੁਸੀਂ ਮੇਰਾ ਹਾਰ ਲਭ _ਦਿਓ। ਜੇ ਉਸ 
(ਨੂੰ ਲਭਣ ਲਈ) ਕੋਈ ਹੋਰ ਪੁਰਸ਼ ਹੱਥ _ਲਗਾਵੇਗਾ, ਤਾਂ ਉਹ ਮੇਰੇ ਪਾਣ ਜੋਗਾ ਨਹੀਂ 
ਰਹੇਗਾ।੪। 

ਉਹ _ਇਆਣਾ ਮੂਰਖ ਅੱਖਾਂ ਨੂੰ ਹੇਠਾਂ ਵਲ _ਕਰ ਕੇ ਹਾਰ ਲਭਣ _ਲਗ _ਗਿਆ ਪਰ 
ਉਸ ਨੇ ਭੇਦ ਨ ਸਮਝਿਆ। ਇਸਤਰੀ ਨੇ ਅਗੇ ਹੋਕੇ ਮਿਤਰ ਨੂੰ ਕਢ ਦਿੱਤਾ। ਸਿਰ ਨੂੰ ਹੇਠਾਂ 
ਕਰਨ ਕਰ ਕੇ ਮੂਰਖ ਉਸ ਨੂੰ ਵੇਖ ਨ ਸਕਿਆ।੫। 

ਹਾਰ ਨੂੰ ਲਭਦਿਆਂ ਇਕ ਪਹਿਰ ਲਗ ਗਿਆ ਅਤੇ (ਅੰਤ ਵਿਚ) ਲਭ ਕੇ ਰਾਣੀ ਨੂੰ 
ਦੇ ਦਿੱਤਾ। (ਰਾਜੇ ਨੇ) ਉਸ ਨੂੰ ਅਤਿ ਪਤਿਬੂੂਤਾ ਮੰਨਿਆ ਜਿਸ ਨੇ ਦੂਜੇ ਪੁਰਸ਼ ਨੂੰ (ਹਾਰ 
ਤਕ) ਨ ਛੋਹਣ ਦਿੱਤਾ।੬। 

/ਏਥੇਂ ਸੰ ਗਰੇਤਰੰਪ/ਮਆਨ ਦੇ ਤੰਆ ਗਰੈੜ੍ਹ ਦੇ ਅੰਤ ਭੂਪ ਸ਼ੰਲਾਦ ਦੇ =੬#ਵੇ' ਗਰੇੜ੍ਹ ਦਾ ਸਮ੫ਤਨ 

ਭਾ ਜੜ _ਹੰ/ _=੬5/ &੬੬੨6/ ਚਲਦਾ? 


੫੧0 


ਸੀ _ਦਸਮ-ਗ੍ੂੰਥ _ਸਾਹਿਬ 


ਦੱਖਣ? 
ਨ੍ਿਪਬਰ ਸਿੰਘ ਏਕ _ਰਾਜਾਨਾ। _ਮਾਨਤ _ਆਨਿ _ਦੇਸ ਜਿਹ _ਨਾਨਾ। 
ਸੀ _ਕਿਲਕੈਚਿਤ ਦੇ ਤਿਹ _ਰਾਨੀ। ਜਾਹਿ _ਨਿਰਖਿ ਪੁਰ ਨਾਰਿ ਰਿਸਾਨੀ। _੧। 


ਨ੍ਰਿਪਬਰਵਤੀ ਨਗਰ _ਤਿਹ _ਰਾਜਤ। _ਦੁਤਿਯ ਪ੍ਰਿਥੀ ਜਨੁ _ਸੁਰਗ _ਬਿਰਾਜਤ। 
ਨਗਰ ਪੂਭਾ ਨਹਿ ਜਾਤ _ਬਖਾਨੀ। _ਥਕਿਤ ਰਹਤ ਰਾਜਾ ਅਰੁ _ਰਾਨੀ। _੨। 


ਸੀ _ਚਿਤਚੌਪ ਮਤੀ ਤਿਹ ਕੰਨ੍ਯਾ। ਜਿਹ _ਸਮ ਨਾਰਿ ਨ ਉਪਜੀ ਅੰਨ੍ਯਾ। 
ਤਾ ਕੀ ਜਾਤ ਨ ਉਪਮਾ ਕਰੀ। ਰੂਪ ਰਾਸ ਜੋਬਨ ਤਨ ਭਰੀ। ੩। 


ਰਾਜ _ਕੁਅਰ ਇਕ ਹੁਤੋ _ਅਪਾਰਾ। ਇਕ _ਦਿਨ _ਨਿਕਸਾ _ਨਿਮਿਤਿ _ਸਿਕਾਰਾ। 
ਮ੍ਰਿਗ ਹਿਤ ਧਯੋ ਨ _ਪਹੁਚਾ ਕੋਈ। ਆਵਤ ਭਯੋ ਨਗਰ ਤਿਹ ਸੋਈ। ੪। 


ਰਾਜ ਸੁਤਾ ਤਿਹ ਰੂਪ ਨਿਹਾਰੋ। ਮਨ ਕ੍ਰਮ ਬਚ ਅਸ ਕਰਾ _ਬਿਚਾਰੋ। 
ਐਸੋ ਫੈਲ ਏਕ ਦਿਨ ਧੈਯੈ। ਜਨਮ ਜਨਮ ਪਲ ਪਲ ਬਲਿ ਜੈਯੈ। ੫। 


ਸਿੰਘ ਲਖਿ ਤੇਜ ਸਵਾਯਾ। _ਥਕਿਤ ਰਹੀ ਰਾਜਾ ਕੀ ਜਾਯਾ। 
ਪਠੈ _ਸਹਚਰੀ _ਲਿਯੋ _ਮਗਾਇ। ਕਾਮ ਭੋਗ _ਰੁਚਿ _ਮਾਨੁਪਜਾਇ। ੬। 


ਚਾਰਿ ਪਹਰ _ਨਿਸੁ _ਕਿਯਾ _ਬਿਲਾਸਾ। ਤਜਿ ਕਰਿ ਮਾਤ ਪਿਤਾ ਕੋ _ਤ੍ਰਾਸਾ। 
ਪੋਸਤ _ਭਾਂਗਿ ਅਫੀਮ _ਮੰਗਾਵਹਿ। ਏਕ ਸੇਜ _ਦੋਊ ਬੈਠ _ਚੜਾਵਹਿ। _੭। 
ਕੈਫਹਿ ਹੋਤ ਰਸਮਸੇ ਜਬ _ਹੀ। ਕ੍ਰੀੜਾ ਕਰਤ ਦੋਊ ਮਿਲ ਤਬ ਹੀ। 

ਭਾਤਿ ਭਾਤਿ ਤਨ ਆਸਨ ਲੈ ਕੈ। ਚੁੰਬਨ ਔਰ ਅਲਿੰਗਨ ਕੈ ਕੈ। ੮। 


ਸੁਮਿਤ ਭਏ ਅਰੁ ਭੇ ਮਤਵਾਰੇ। ਸੋਇ ਰਹੈ ਨਹਿ ਨੈਨ ਉਘਾਰੇ। 
ਪ੍ਰਾਤਿ ਪਿਤਾ ਤਾ ਕੌ ਤਹ ਆਯੋ। ਜਾਇ _ਸਹਚਰੀ ਤਿਨੈ _ਜਗਾਯੋ। ੯। 


ਵਹੈ ਸਖੀ ਤਿਹ ਬਹੁਰਿ ਪਠਾਈ। ਯੌ _ਕਹਿਯਹੁ ਰਾਜਾ ਸੌ _ਜਾਈ। 
ਚੌਕਾ ਪਰਾ ਭੋਜ ਦਿਜ _ਕਾਰਨ। ਬਿਨੁ ਨ੍ਹਾਏ ਨ੍ਰਿਪ ਤਹ ਨ ਸਿਧਾਰਨ। _੧0। 


ਬਸਤ੍ਰਤਾਰਿ ਕਰ ਇਹੀ _ਅਨਾਵਹੁ। _ਬਹੁਰ ਸੁਤਾ ਕੇ _ਧਾਮ _ਸਿਧਾਵਹੁ। 
ਭੂਪ _ਬਚਨ _ਸੁਨਿ _ਬਸਤੂ _ਉਤਾਰੇ। _ਚਹਬਚਾ _ਮਹਿ_ਨ੍ਹਾਨ _ਸਿਧਾਰੇ। _੧੧। 


ਜਬ ਡੁਬਿਆ ਕਹ ਭੂਪਤ ਲੀਨਾ। ਤਬ ਹੀ _ਕਾਢਿ ਮਿਤਰ ਕਹ ਦੀਨਾ। 
ਬਸਤੁ _ਪਹਿਰਿ ਫਿਰਿ ਤਹਾ ਸਿਧਾਯੋ। ਭੇਦ ਅਭੇਦ ਨ ਕਛੁ _ਜੜ _ਪਾਯੋ। _੧੨। 


ਚਰਿਤ੍ਰ ਪਾਖਿਆਨ ੫੧੧ 


ਕਿਲਕੌਚਿਤ ਦੇ (ਦੇਈ) ਨਾਂ ਦੀ ਉਸ ਰਾਣੀ ਸੀ, ਜਿਸ ਨੂੰ ਵੇਖ ਦੀਆਂ 
ਇਸਤਰੀਆਂ _ਖਿਝਦੀਆਂ _ਸਨ।੧। 

ਉਥੇ ਨ੍ਰਿਪਬਰਵਤੀ ਨਾਂ ਦਾ ਨਗਰ ਹੁੰਦਾ ਸੀ, (ਜੋ) ਧਰਤੀ ਉਤੇ ਮਾਨੋ ਦੂਜਾ ਸਵਰਗ 
ਹੋਵੇ। (ਉਸ) ਨਗਰ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ _ਸਕਦਾ। ਉਸ ਦੀ ਸੁੰਦਰਤਾ 


ਨੂੰ ਵੇਖ ਵੇਖ ਕੇ ਰਾਜਾ ਅਤੇ ਰਾਣੀ _ਥਕ ਜਾਂਦੇ ਸਨ।੨। 

ਉਨ੍ਹਾਂ ਦੀ ਧੀ ਦਾ ਨਾਂ ਚਿਤਚੌਪ ਮਤੀ ਸੀ ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ 
ਨਹੀਂ ਹੋਈ ਸੀ। ਉਸ ਦੀ (ਸੁੰਦਰਤਾ ਦੀ) ਉਪਮਾ ਹੀ ਨਹੀਂ ਕੀਤੀ ਜਾ ਸਕਦੀ। (ਉਹ) ਰੂਪ 
ਦੀ ਰਾਸ ਸੀ (ਅਤੇ ਉਸ ਦਾ) ਸ਼ਰੀਰ ਜੋਬਨ ਨਾਲ ਭਰਿਆ ਹੋਇਆ ਸੀ।੩। 

ਇਕ ਵੱਡਾ ਰਾਜ ਕੁਮਾਰ ਹੁੰਦਾ ਸੀ। (ਉਹ) ਇਕ ਦਿਨ ਸ਼ਿਕਾਰ ਖੇਡਣ ਲਈ 
ਨਿਕਲਿਆ। _(ਉਹ) ਹਿਰਨ ਲਈ _ਭਜਿਆ, ਪਰ ਕੋਈ ਸਾਥੀ ਨ ਪਹੁੰਚਿਆ ਅਤੇ ਉਹ ਉਸ 
ਨਗਰ ਵਿਚ _ਆ ਪਹੁੰਚਿਆ।੪। 

ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ ਅਤੇ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ 
ਵਿਚਾਰ ਕੀਤਾ! ਜੇ ਅਜਿਹਾ ਸੁੰਦਰ ਪੁਰਸ਼ ਕਿਸੇ ਦਿਨ ਪ੍ਰਾਪਤ ਹੋ ਜਾਵੇ, ਤਾਂ ਜਨਮ ਜਨਮਾਂਤਰਾਂ 
ਤਕ ਪਲ ਪਲ (ਇਸ ਤੋਂ) ਵਾਰਨੇ _ਜਾਵਾਂ।੫। 

ਅਟਿਕ ਸਿੰਘ (ਰਾਜੇ ਦਾ) ਅਧਿਕ ਤੇਜ ਵੇਖ ਕੇ, ਰਾਜੇ ਦੀ ਪੁੰਤਰੀ ਥਕੀ ਰਹਿ ਗਈ। 
(ਉਸ ਨੇ) ਸਖੀ ਭੇਜ ਕੇ ਉਸ ਨੂੰ ਮੰਗਵਾ ਲਿਆ ਅਤੇ ਰੁਚੀ ਪੂਰਵਕ ਉਸ ਨਾਲ _ਕਾਮ-ਕੇਲਿ 
ਕੀਤੀ।੬। 

ਮਾਤਾ ਪਿਤਾ ਦਾ ਡਰ ਛਡ ਕੇ ਚਾਰ ਪਹਿਰ ਰਾਤ ਤਕ ਬਿਲਾਸ ਕੀਤਾ। ਪੋਸਤ, ਭੰਗ 
ਅਤੇ ਅਫ਼ੀਮ ਮੰਗਵਾ ਕੇ ਦੋਹਾਂ ਨੇ ਇਕ ਮੌਜੀ ਉਤੇ ਬੈਠ ਕੇ `ਖਾਈ।੭। 

ਜਦੋਂ ਹੀ ਨਸ਼ੇ ਵਿਚ _ਬਹਤੁ _ਮਸਤ ਹੋਏ, ਤਦ ਹੀ ਦੋਹਾਂ ਨੇ ਮਿਲ ਕੇ ਰਤੀ-ਕ੍ਰੀੜਾ 
ਕੀਤੀ। ਭਾਂਤ ਭਾਂਤ ਦੇ ਆਸਣ ਕਰ ਕੇ ਅਤੇ ਚੁੰਬਨ ਤੇ ਆਲਿੰਗਨ ਲ[ ਕੇ (ਸੈਯੋਗ 
ਮਾਣਿਆ)।੮। 

ਜਦ ਉਹ ਥਕ ਗਏ ਅਤੇ ਨਸ਼ੇ ਵਿਚ ਮਤਵਾਲੇ ਹੋ 
ਖੋਲ੍ਹੀਆਂ। ਸਵੇਰੇ ਉਸ ਦਾ ਪਿਤਾ ਉਥੇ ਆਇਆ। _ਸਖੀ_ਨੇ 

ਉਸ ਸਖੀ ਨੂੰ ਫਿਰ ਉਥੇ (ਵਾਪਸ) ਭੇਜਿਆ ਕਿ ਰਾਜੇ ਨੂੰ ਇਹ ਕਹਿਣਾ ਕਿ ਬ੍ਰਾਹਮਣਾਂ 
ਦੇ ਭੋਜ ਲਈ ਚੌਕਾ ਕੀਤਾ ਹੋਇਆ ਹੈ। (ਇਸ ਲਈ) ਬਿਨਾ ਇਸ਼ਨਾਨ ਕੀਤੇ ਰਾਜਾ ਅੰਦਰ 
ਨ ਆਏ।੧0। 

(ਸਖੀ ਨੇ ਕਿਹਾ!) ਕਪੜੇ _ਉਤਾਰ ਕੇ ਇਥੇ ਹੀ ਇਸ਼ਨਾਨ ਕਰ _ਲਵੋਂ, ਫਿਰ ਲੜਕੀ 
ਦੇ ਘਰ ਵਲ ਜਾਓ। ਰਾਜੇ ਨੇ ਇਹ ਗੱਲ ਸੁਣ ਕੇ 
ਇਸ਼ਨਾਨ ਕਰਨ ਲਈ ਚਲ _ਪਿਆ।੧੧। 

ਜਦ ਰਾਜੇ ਨੇ ਡੁਬਕੀ ਮਾਰੀ, ਤਦ ਹੀ (ਰਾਜ ਕੁਮਾਰੀ ਨੇ) ਮਿਤਰ ਨੂੰ ਕਢ _ਦਿੱਤਾ। 
ਬਸਤੁ ਪਾ ਕੇ (ਰਾਜਾ) ਫਿਰ ਉਥੇ _ਗਿਆ। ਮੂਰਖ ਨੇ _ਭੇਦ ਅਭੇਦ _ਕੁਝ _ਨ__ਸਮਝਿਆ।੧੨। 


ਗਏ, 
ਜਾ 


੫੧੨ 


ਸੀ _ਦਸਮ-ਗੁੰਥ _ਸਾਹਿਬ 


ਦੰਹਾਰਾ 
ਸ੍ਯਾਨੋ ਭੂਪ _ਕਹਾਤ ਥੋ _ਭਾਂਗ ਨ ਭੂਲ _ਚਬਾਇ। 
ਇਹ ਛਲ _ਛਲਿ ਅਮਲੀ ਗਯੋ __ਪਨਹੀ ਮੂੰਡ _ਲਗਾਇ। _੧੩। _੧। 


/ਛਤ ਨੀ ਗਾਠੇਤਹ ਪਦੂਯਨੇ /ਤੇ੍‌ਯਾ ਲਾੜੇ ਮੰਤ ਭੂਆ ਸੰਭਾਦੇ ਤੀਨ ਸੌਂ ਘਨ ਲਾੰਠਤੂ ਗਆਪਤਆ' 


ਗਤ ਨਭਨ ਸਤ) ੨੬੫੭ ੬੬=੩੩/ %ਫਰੀੰ/ 


ਚੱਪਣਾ 
ਸੁਨੁ ਰਾਜਾ ਇਕ ਔਰ ਪ੍ਸੰਗਾ। ਜਸ ਛਲ _ਕੀਨਾ ਨਾਰਿ _ਸੁਰੰਗਾ 
ਛਿਤਪਤਿ ਸਿੰਘ ਇਕ ਭੂਪਤ _ਬਰ। ਅਬਲਾ ਦੇ ਰਾਨੀ ਜਾ ਕੇ ਘਰ। ੧। 
ਨਾਭ ਮਤੀ ਦੁਹਿਤਾ ਤਿਹ ਸੋਹੈ। ਸੁਰ ਨਰ ਨਾਗ ਅਸੁਰ ਮਨ ਮੋਹੈ 
ਪਦੁਮਾਵਤੀ ਨਗਰ ਤਿਹ _ਰਾਜਤ। _ਇੰਦੁਾਵਤੀ ਨਿਰਖਿ ਤਿਹ _ਲਾਜਤ। _੨। 


ਬੀਰ ਕਰਨ ਰਾਜਾ ਇਕ ਔਰੈ। ਭਦ੍ਰਾਵਤੀ ਬਸਤ ਥੋ_ ਨੌਰੈ। 
ਐਠੀ ਸਿੰਘ ਪੂਤ ਤਿਹ ਜਾਯੋ। _ਨਿਰਖਿ ਮਦਨ ਜਿਹ ਰੂਪ _ਬਿਕਾਯੋ। ੩। 


ਨ੍ਹਿਪ ਸੁਤ _ਖੇਲਨ ਚੜਾ _ਸਿਕਾਰਾ। ਆਵਤ ਭਯੋ _ਤਿਹ _ਨਗਰ _ਮਝਾਰਾ। 
ਨ੍ਹਾਵਤ ਹੁਤੀ ਜਹਾ ਨ੍ਰਿਪ ਬਾਰਿ। ਥਕਤਿ ਰਹਾ ਤਿਹ ਰੂਪ ਨਿਹਾਰਿ। ੪। 


ਰਾਜ ਸੁਤਾ ਤਿਹ ਊਪਰ _ਅਟਕੀ। _ਬਿਸਰਿ ਗਈ ਉਤ ਤਿਹ ਸੁਧਿ ਘਟ ਕੀ। 
ਰੀਝ _ਰਹੇ ਦੋਨੋ ਮਨ _ਮਾਹੀ। ਕਛੂ ਰਹੀ ਦੁਹੂੰਅਨਿ ਸੁਧਿ ਨਾਹੀ। ੫। 


ਤਰੂਨਿ _ਗਿਰਾ ਜਬ ਚਤੁਰ ਨਿਹਰਾ। ਤਾ ਕੀ ਹਾਥ ਨਾਭਿ ਪਰ ਧਰਾ। 
ਅਰੁ ਪਦ ਪੰਕਜ ਹਾਥ ਲਗਾਈ। ਮੁਖ ਨ ਕਹਾ ਕਛੁ ਧਾਮ ਸਿਧਾਈ। ੬। 


ਦਰੈਕ ਘਰੀ ਤਿਨ ਪਰੇ _ਬਿਤਾਈ। ਰਾਜ ਕੁਅਰ ਕਹ ਪੁਨਿ ਸੁਧਿ ਆਈ। 
ਹਾਹਾ ਸਬਦ _ਰਟਤ ਘਰ _ਗਯੋ। ਖਾਨ ਪਾਨ ਤਬ ਤੇ ਤਜਿ ਦਯੋ। _੭। 


ਬਿਰਹੀ ਭਏ ਦੋਊ ਨਰ ਨਾਰੀ। ਰਾਜ _ਕੁਅਰ ਅਰੁ ਰਾਜ ਕੁਮਾਰੀ। 
ਹਾਵ ਪਰਸਪਰ _ਦੁਹੂਅਨ ਭਯੋ। ਸੋ_ਮੈ _ਕਬਿਤਨ ਮਾਝ _ਕਹਿਯੋ। ੮। 


ਨਾਵਲਾਂ 
ਉਨ ਕੁੰਕਮ ਟੀਕੋ ਦਯੋ ਨ ਉਤੈ ਇਤ ਤੇਹ? ਨ ਸੇਂਦੁਰ ਮਾਗ ਸਵਾਰੀ। 
ਤ੍ਯਾਗਿ ਦਯੋ ਸਭ ਕੋ _ਡਰਵਾ ਸਭ ਹੂੰ ਕੀ ਇਤੈ ਤਿਹ ਲਾਜ ਬਿਸਾਰੀ। 
ਹਾਰ ਤਜੇ ਤਿਨ ਹੇਰਬ ਤੇ ਸਜਨੀ ਲਖਿ ਕੋਟਿ ਹਹਾ ਕਰਿ ਹਾਰੀ। 
ਪਾਨ ਤਜੇ ਤੁਮ ਤਾ ਹਿਤ ਪ੍ਰੀਤਮ ਪ੍ਰਾਨ ਤਜੇ ਤੁਮਰੇ ਹਿਤ ਪ੍ਯਾਰੀ। ੯ 


ਚਰਿਤ੍ਰ ਪਾਖਿਆਨ ੫੧੩ 


ਦੰਹਰਾ 
ਉਹ ਰਾਜਾ ਆਪਣੇ ਆਪ ਨੂੰ ਸਿਆਣਾ ਕਹਿੰਦਾ ਸੀ ਅਤੇ ਭੰਗ ਦਾ ਸੇਵਨ ਭਲ ਕੇ 
ਵੀ ਨਹੀਂ ਕਰਦਾ _ਸੀ। ਇਸ ਛਲ ਨਾਲ ਉਹ ਅਮਲੀ ਛਲ ਕੇ ਚਲਾ ਗਿਆ ਅਤੇ (ਉਸ 
ਰਾਜੇ) ਦੇ ਸਿਰ ਉਤੇ _ਜੁਤੀ ਮਾਰ _ਗਿਆ।੧੩ 
/ਏਥੇਂ ਗੰ ਗੰਰੇਤੁੰਪ/ਮਆਨ ਦੇ ਤੁਆ ਗੰਰੇੜ ਦੇ ਮੰਤ ਭੂਪ ਸੰਭਾਦ ਦੇ ੩੬੫ਵੇ' ਗਰਤ ਦੀ ਸਪਤ 
ਭਾ ਲਭ ਹੈ/ _=੨੬੫/ ੪੬੩ਤ੩/ _ਜਲਦਾ/ 


ਚੱਪਣਾ 

ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ, ਜਿਸ ਤਰ੍ਹਾਂ (ਇਕ) ਸੁੰਦਰ ਅੰਗਾਂ ਵਾਲੀ ਨੇ ਛਲ 
ਕੀਤਾ ਸੀ। ਛਿਤਪਤਿ ਨਾਂ ਦਾ ਇਕ ਚੰਗਾ ਰਾਜਾ ਸੀ। ਉਸ ਦੇ ਘਰ ਅਬਲਾ ਦੇ (ਦੇਈ) ਨਾਂ 
ਦੀ ਇਸਤਰੀ _ਸੀ।੧। 

ਉਨ੍ਹਾਂ ਦੀ ਪੁੱਤਰੀ ਦਾ ਨਾਂ ਨਾਭ _ਮਤੀ ਸੀ। ਉਹ ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈੱਤਾਂ 
ਦੇ ਮਨ ਮੋਹ ਲੈਂਦੀ ਸੀ। ਉਥੇ (ਇਕ) _ਪਦੁਮਾਵਤੀ ਨਗਰ _ਵਸਦਾ ਸੀ ਜਿਸ ਨੂੰ ਵੇਖ ਕੇ 
ਇੰਦਰਾਵਤੀ (ਨਗਰ) _ਵੀ ਸ਼ਰਮਿੰਦਾ ਹੁੰਦਾ _ਸੀ।੨। 

ਬੀਰ _ਕਰਨ ਨਾਂ ਦਾ ਇਕ ਹੋਰ ਰਾਜਾ ਸੀ ਜੋ ਭਦ੍ਰਾਵਤੀ ਨਗਰੀ ਵਿਚ ਰਹਿੰਦਾ ਸੀ। 
ਉਸ ਦੇ (ਘਰ) ਐਠੀ ਸਿੰਘ ਨਾਂ ਦੇ ਪੁੱਤਰ ਨੇ ਜਨਮ ਲਿਆ, ਜਿਸ ਦੇ ਰੂਪ ਨੂੰ ਵੇਖ ਕੇ ਕਾਮ 
ਦੇਵ ਵੀ ਵਿਕ ਜਾਂਦਾ ਸੀ।੩। 


ਜਿਥੇ ਰਾਜੇ ਦੀ ਪੁੱਤਰੀ ਨਹਾ ਰਹੀ ਸੀ। ਉਸ ਦੇ ਰੂਪ ਨੂੰ ਵੇਖ ਕੇ ਸਿਥਲ ਹੋ ਗਿਆ।੪। 


ਰਾਜ ਕੁਮਾਰੀ (ਵੀ ਉਸ ਨੂੰ ਵੇਖ ਕੇ) ਉਸ ਉਤੇ ਮੋਹਿਤ ਹੋ ਗਈ ਅਤੇ ਉਸ ਵੇਲੇ 
ਉਸ ਨੂੰ ਸ਼ਰੀਰ ਦੀ ਸੁੱਧ ਬੁੱਧ ਭੁਲ _ਗਈ। ਦੋਵੇਂ ਮਨ ਵਿਚ (ਇਕ ਦੂਜੇ ਉਤੇ) ਰੀਝ _ਗਏ 
ਦੋਹਾਂ ਨੂੰ ਕੋਈ ਸੁੱਧ ਬੁੱਧ ਨ _ਰਹੀ।੫। 

ਕੁਮਾਰੀ ਨੇ ਜਦ _ਉਸ _ਚਤੁਰ ਪੁਰਸ਼ ਨੂੰ ਡਿਗਿਆ ਹੋਇਆ ਵੇਖਿਆ, ਤਾਂ ਉਸ ਦੀ 


ਨਾਭੀ _ਉਤੇ ਆਪਣਾ ਹੱਥ _ਰਖਿਆ ਅਤੇ ਫਿਰ “ਪਦ ਪੰਕਜ” (ਚਰਨ _ਕਮਲਾਂ) ਨੂੰ ਹੱਥ 
ਲਗਾਇਆ। ਮੂੰਹੋਂ ਕੁਝ ਨ ਕਿਹਾ ਅਤੇ ਘਰ ਨੂੰ ਚਲੀ ਗਈ।੬। 

ਉਸ ਨੇ ਦੋ ਘੜੀਆਂ ਪਏ ਹੋਏ ਬਿਤਾਈਆਂ। ਰਾਜ ਕੁਮਾਰ ਨੂੰ ਫਿਰ ਹੋਸ਼ ਆਈ। “ਹਾਇ 
ਹਾਇ” ਸ਼ਬਦ _ਰਟਦਾ ਹੋਇਆ _ਘਰ_ ਨੂੰ ਗਿਆ ਅਤੇ ਖਾਣਾ ਪੀਣਾ ਉਦੋਂ ਤੋਂ _ਛਡ _ਦਿੱਤਾ।੭। 


ਉਹ ਰਾਜ ਕੁਮਾਰੀ ਅਤੇ ਰਾਜ ਕੁਮਾਰ ਦੋਵੇਂ ਨਰ-ਨਾਰੀ ਵਿਯੋਗੀ ਹੋ_ਗਏ। ਜੋ _ਹਾਵ 
ਭਾਵ ਦੋਹਾਂ ਵਿਚ ਹੋਏ, ਉਹ ਮੈਂ ਕਵਿਤਾ ਵਿਚ ਕਹੇ _ਹਨ।੮। 


ਹਾਵੰਯਾ 

ਉਧਰ ਉਸ ਨੇ ਕੇਸਰ ਦਾ ਟਿਕਾ ਨ ਲਗਾਇਆ ਅਤੇ ਇਧਰ ਉਸ ਨੇ ਮਾਂਗ 
ਸੰਧੂਰ ਨ __ਭਰਿਆ। (ਉਸ ਨੇ) ਸਭ ਦਾ ਡਰ ਛਡ ਦਿੱਤਾ ਅਤੇ ਇਧਰ ਇਸ ਨੇ 
ਲਾਜ ਮਰਯਾਦਾ ਭੁਲਾ ਦਿੱਤੀ। (ਰਾਜੇ ਨੇ) ਉਸ ਨੂੰ ਵੇਖਣ ਨਾਲ ਹੀ ਹਾਰ ਪਾਣੇ 
ਅਤੇ ਇਸਤਰੀ ਬਹੁਤ ਵਾਰ “ਹਾਇ ਹਾਇ” ਕਰ ਕੇ ਥਕ ਗਈ। ਹੇ ਪ੍ਰੀਤਮ! ਤੁਸੀਂ 
ਖਾਣਾ ਪੀਣਾ ਛਡ ਦਿੱਤਾ ਹੈ _ਅਤੇ (ਉਸ) ਪਿਆਰੀ ਨੇ ਤੁਹਾਡੇ ਲਈ ਪ੍ਰਾਣ ਤਿਆਗ 
(ਦਾ ਮਨ ਬਣਾ ਲਿਆ ਹੈ)।੯ 


੫੧੪ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਉਤੈ _ਕੁਅਰਿ ਕਹ ਕਛੂ ਨ _ਭਾਵੈ। ਹਹਾ ਸਬਦ ਦਿਨ ਕਹਤ ਬਿਤਾਵੈ। 


ਅੰਨ ਨ _ਖਾਤ _ਪਿਯਤ _ਨਹਿ _ਪਾਨੀ। _ਮਿਤੂੁ _ਹੁਤੋ ਤਿਹ _ਤਿਨ _ਪਹਿਚਾਨੀ। ੧0। 


ਕੁਅਰ ਬ੍ਰਿਥਾ ਜਿਯ ਕੀ ਤਿਹ ਦਈ। ਇਕ ਤ੍ਰਿਯ ਮੋਹਿ ਦਰਸ ਦੈ ਗਈ। 
ਨਾਭ _ਪਾਵ ਪਰ ਹਾਥ ਲਗਾਇ। ਫਿਰਿ ਨ ਲਖਾ ਕਹ ਗਈ ਸੁ ਕਾਇ। ੧੧। 


ਤਾ ਕੀ ਬਾਂਤ ਨ ਤਾਹਿ ਪਛਾਨੀ। ਕਹਾ ਕੁਅਰ ਇਨ ਮੁਝੈ _ਬਖਾਨੀ। 
ਪੂਛਿ ਪੂਛਿ ਸਭ ਹੀ ਤਿਹ ਜਾਵੈ। ਤਾ ਕੋ ਮਰਮੁ ਨ ਕੋਈ ਪਾਵੈ। ੧੨। 


ਤਾ ਕੋ ਮਿਤ੍ਰ ਹੁਤੋ ਖਤਰੇਟਾ। ਇਸਕ ਮੁਸਕ ਕੇ ਸਾਥ ਲਪੇਟਾ। 


ਕੁਅਰ ਤਵਨ ਪਹਿ ਬ੍ਰਿਥਾ ਸੁਨਾਈ। ਸੁਨਤ ਬਾਤ ਸਭ _ਹੀ ਤਿਨ ਪਾਈ। ੧੩। 


ਨਾਭ _ਮਤੀ ਤਿਹ ਨਾਮ _ਪਛਾਨਾ। ਜਿਹ _ਨਾਭੀ ਕਹ ਹਾਥ _ਛੁਆਨਾ। 
ਪਦੁਮਾਵਤੀ ਨਗਰ _ਠਹਰਾਯੌ। _ਤਾ `ਤੇ _ਪਦ ਪੰਕਜ _ਕਰ _ਲਾਯੋ। _੧੪। 


ਦੋਊ ਚਲੇ ਤਹ ਤੇ ਉਠਿ ਸੋਊ। ਤੀਸਰ ਤਹਾ ਨ ਪਹੂਚਾ ਕੋਊ। 
ਪਦੁਮਾਵਤੀ ਨਗਰ ਥਾ __ਜਹਾ। _ਨਾਭ ਮਤੀ ਸੁੰਦਰਿ ਥੀ _ਤਹਾ। ੧੫। 
ਪੂਛਤ ਚਲੇ _ਤਿਸੀ ਪੁਰ _ਆਏ। _ਪਦੁਮਾਵਤੀ ਨਗਰ _ਨਿਯਰਾਏ। 
ਮਾਲਿਨਿ ਹਾਰ _ਗੁਹਤ ਥੀ ਜਹਾ। ਪ੍ਰਾਪਤਿ ਭਏ ਕੁਅਰ ਜੁਤ _ਤਹਾ। _੧੬। 
ਏਕ ਮੁਹਰ ਮਾਲਨਿ ਕਹ ਦਿਯੋ। ਹਾਰ ਗੁਹਨ ਤਿਹ ਨ੍ਰਿਪ ਸੁਤ ਲਿਯੋ। 
ਲਿਖਿ ਪਤ੍ਹੀ ਤਾ ਮਹਿ ਗੁਹਿ ਡਾਰੀ। ਜਿਸ _ਹਾਥਨ ਲੈ ਪੜੇ _ਪ੍ਯਾਰੀ। ੧੭। 


ਤੈ ਜਿਹ ਹਾਥ ਨਾਭਿ ਕਹ ਲਾਯੋ। ਔਰ ਦੁਹੂੰ ਪਦ ਹਾਥ _ਛੁਹਾਯੋ। 


ਤੇ ਜਨ ਆਜੁ ਨਗਰ ਮਹਿ ਆਏ। ਤੁਮ ਸੋ ਚਾਹਤ ਨੈਨ ਮਿਲਾਏ। ੧੮। 


ਰਾਜ ਸੁਤਾ ਪਤਿਯਾ ਜਬ _ਚੀਨੀ। ਛੋਰਿ ਲਈ ਕਰ ਕਿਸੂ ਨ ਦੀਨੀ। 
ਬਹੁ ਧਨ ਦੈ _ਮਾਲਿਨੀ _ਬੁਲਾਈ। ਲਿਖਿ _ਪਤ੍ਰੀ ਫਿਰਿ ਤਿਨੈ ਪਠਾਈ। _੧੯। 


ਸਿਵ ਕੌ ਦਿਪਤ ਦੇਹਰੋਂ ਜਹਾ। ਮੈ ਐਹੋ ਆਧੀ ਨਿਸਿ ਤਹਾ। 
ਕੁਅਰ ਤਹਾ ਤੁਮਹੂੰ _ਚਲਿ _ਐਯਹੁ। _ਮਨ _ਭਾਵਤ ਕੋ ਭੋਗ _ਕਮੈਯਹੁ। _੨0। 


ਕੁਅਰ ਨਿਸਾ ਆਧੀ ਤਹ _ਜਾਈ। ਰਾਜ ਸੁਤਾ ਆਗੇ ਤਹ ਆਈ। 
ਕਾਮ ਭੋਗ ਕੀ ਜੇਤਿਕ ਪ੍ਯਾਸਾ। ਪੂਰਨਿ ਭਈ ਦੁਹੂੰ ਕੀ ਆਸਾ। _੨੧। 


ਚਰਿਤ੍ਰ ਪਾਖਿਆਨ ੫੧੫ 


ਜੱਪਣਾ 

ਉਧਰ _ਰਾਜ ਕੁਮਾਰ ਨੂੰ ਕੁਝ _ਚੈਗਾ ਨ ਲਗਦਾ ਅਤੇ _'ਹਾਇ ਹਾਇ” ਕਰਦਾ ਦਿਨ 
ਬਿਤਾ ਦਿੰਦਾ। ਨ ਅੰਨ ਖਾਂਦਾ ਅਤੇ ਨ ਪਾਣੀ ਪੀਂਦਾ। ਉਸ ਦਾ ਇਕ ਮਿਤਰ ਸੀ ਜਿਸ ਨੇ 
ਇਹ ਗੱਲ ਸਮਝ _ਲਈ _ਸੀ।੧0। 

ਰਾਜ ਕੁਮਾਰ ਨੇ ਮਨ ਦੀ ਸਾਰੀ ਬਿਰਥਾ ਉਸ ਨੂੰ ਦਸ ਦਿੱਤੀ ਕਿ ਇਕ ਇਸਤਰੀ ਮੈਨੂੰ 
ਦੀਦਾਰ ਦੇ ਗਈ ਹੈ। ਉਸ ਨੇ ਮੇਰੀ ਨਾਭੀ (ਧੁੰਨੀ) ਅਤੇ ਪੈਰਾਂ ਉਤੇ ਹੱਥ ਲਗਾਇਆ। ਫਿਰ 
ਪਤਾ ਨ ਲਗਾ ਕਿ ਉਹ ਕਿਥੇ ਗਈ ਅਤੇ ਕੌਣ ਸੀ।੧੧। 

ਉਸ (ਰਾਜ ਕੁਮਾਰ) ਦੀ ਗੌਲ ਉਸ (ਮਿਤਰ) ਨੇ ਨ ਸਮਝੀ ਕਿ ਇਸ ਕੁੰਵਰ ਨੇ ਮੈਨੂੰ 
ਕੀ ਕਿਹਾ ਹੈ। ਸਾਰੇ ਬੰਦੇ ਉਸ ਨੂੰ ਪੁਛ ਪੁਛ ਕੇ ਜਾਂਦੇ, ਪਰ ਉਸ ਦੇ ਭੇਦ ਨੂੰ ਕੋਈ ਵੀ ਸਮਝ 
ਨ __ਸਕਦਾ।੧੨। 

ਉਸ ਦਾ ਇਕ ਛਤੀੀ ('ਖਤਰੇਟਾ”) ਮਿਤਰ ਸੀ ਜੋ ਇਸ਼ਕ ਮੁਸ਼ਕ ਵਿਚ _ਭਿਜਿਆ 
ਹੋਇਆ ਸੀ। ਕੁੰਵਰ ਨੇ ਉਸ ਨੂੰ ਆਪਣੀ ਬਿਰਥਾ _ਸੁਣਾਈ। (ਉਹ) ਗੱਲ ਸੁਣਦਿਆਂ ਹੀ 
ਸਭ ਕੁਝ _ਸਮਝ _ਗਿਆ।੧੩। 

ਉਸ ਨੇ ਉਸ ਇਸਤਰੀ ਦਾ ਨਾਂ ਨਾਭ ਮਤੀ ਸਮਝਿਆ ਜਿਸ ਨੇ 
ਛੋਹਿਆ ਸੀ। (ਉਸ ਨੇ) ਨਗਰ ਦਾ ਨਾਂ ਪਦਮਾਵਤੀ ਸਮਝਿਆ, ਇਸ ਲਈ 
ਪੰਕਜ (ਚਰਨ _ਕਮਲਾਂ) ਨੂੰ ਹੱਥ ਲਾਇਆ _ਸੀ।੧੪। 

ਉਹ ਦੋਵੇਂ ਉਥੋਂ ਉਠ ਕੇ ਚਲ ਪਏ। ਉਥੇ ਹੋਰ ਤੀਜਾ ਕੋਈ ਨ ਪਹੁੰਚਿਆ। ਜਿਥੇ 
ਪਦਮਾਵਤੀ ਨਗਰ _ਸੀ, ਉਥੇ _ਨਾਭ _ਮਤੀ ਨਾਂ ਦੀ ਸੁੰਦਰੀ ਸੀ। _੧੫। 


ਉਸ ਦੇ ਨਗਰ ਨੂੰ ਪੁਛਦੇ ਪੁਛਾਂਦੇ ਪਦਮਾਵਤੀ ਨਗਰ ਦੇ ਨੇੜੇ ਆ _ਗਏ। ਜਿਥੇ ਇਕ 


ਮਾਲਣ _ਹਾਰ ਗੁੰਦ ਰਹੀ ਸੀ, _ਉਥੇ ਕੰਵਰ ਸਹਿਤ ਆ ਪਹੁੰਚੇ।੧੬। 


ਇਕ ਮੋਹਰ ਮਾਲਣ ਨੂੰ ਦਿੱਤੀ ਅਤੇ ਉਸ ਤੋਂ ਰਾਜ ਕੁਮਾਰ ਨੇ ਹਾਰ ਗੁੰਦਣ ਲਈ ਲੈ 
ਲਿਆ। ਇਕ ਚਿੱਠੀ ਲਿਖ ਕੇ ਉਸ ਵਿਚ ਗੁੰਦ ਦਿੱਤੀ, ਜਿਸ ਨੂੰ ਪਿਆਰੀ ਹੱਥਾਂ ਵਿਚ ਲੈ ਕੇ 
ਪੜ੍ਹ ।੧੭। 

(ਪੱਤਰ ਵਿਚ _ਲਿਖ ਦਿੱਤਾ ਕਿ) ਤੂੰ ਜਿਸ ਦੀ ਨਾਭੀ ਨੂੰ ਹੱਥ ਲਗਾਇਆ ਸੀ ਅਤੇ 
ਦੋਹਾਂ ਪੈਰਾਂ ਨਾਲ ਹੱਥ _ਛੋਹਾਇਆ _ਸੀ। _ਉਹ ਵਿਅਕਤੀ ਅਜ _ਨਗਰ ਵਿਚ ਆਇਆ ਹੈ 
ਅਤੇ ਤੇਰੇ _ਨਾਲ _ਨੈਣ _ਮਿਲਾਣਾ ਚਾਹੁੰਦਾ ਹੈ।੧੮। 

ਜਦ ਰਾਜ ਕੁਮਾਰੀ ਨੇ ਚਿੱਠੀ ਵੇਖੀ, (ਤਾਂ ਹਾਰ ਨਾਲੋਂ) ਖੋਲ੍ਹ ਲਈ ਅਤੇ ਕਿਸੇ ਦੇ ਹੱਥ 
ਵਿਚ ਨ ਦਿੱਤੀ। (ਉਸ ਨੇ) ਬਹੁਤ ਧਨ ਦੇ ਕੇ ਮਾਲਣ ਨੂੰ ਬੁਲਾਇਆ ਅਤੇ ਫਿਰ (ਆਪ) 
ਪੱਤਰ _ਲਿਖ _ਕੇ _ਉਸ ਨੂੰ _ਭੇਜਿਆ।੧੯। 

(ਪੌਤਰ ਵਿਚ _ਸੈਕੇਤ ਕੀਤਾ--) ਜਿਥੇ ਸ਼ਿਵ ਦਾ ਮੰਦਿਰ ਸੁਸ਼ੋਭਿਤ ਹੈ, ਮੈਂ ਉਥੇ ਅੱਧੀ 
ਰਾਤ ਨੂੰ ਆਵਾਂਗੀ। ਹੇ ਕੁੰਵਰ! ਤੂੰ ਉਥੇ ਚਲ ਕੇ ਆ ਜਾਈਂ ਅਤੇ ਮੇਰੇ ਨਾਲ ਮਨ ਭਾਉਂਦਾ 
ਰਮਣ _ਕਰੀ'।੨0। 

ਕੁਮਾਰ ਅੱਧੀ ਰਾਤ ਵੇਲੇ ਉਥੇ ਪਹੁੰਚਿਆ। ਉਥੇ ਰਾਜ ਕੁਮਾਰੀ ਪਹਿਲਾਂ ਹੀ ਆ ਗਈ। 
(ਉਨ੍ਹਾਂ ਵਿਚ) ਕਾਮ ਭੋਗ ਦੀ ਜਿਤਨੀ ਪਿਆਸ _ਸੀ, (ਮਿਲਣ ਤੇ) ਦੋਹਾਂ ਨੇ ਬੁਝਾ ਲਈ 


੮ 


(ਅਰਥਾਤ! ਇੱਛਾ ਪੂਰੀ ਹੋ ਗਈ)।੨੧। 


ਉਸ ਦੀ ਨਾਭੀ ਨੂੰ 
ਕਿ ਉਸ ਨੇ 


ਦੀ 
ਉਸ 


੫੧੬ 


ਸੀ _ਦਸਮ-ਗ੍ਰੰਥ _ਸਾਹਿਬ 


ਮਾਲਿਨਿ ਕੀ ਦੁਹਿਤਾ ਕਹਿ _ਬਾਮਾ। ਰਾਜ _ਕੁਅਰ ਕਹ _ਲ੍ਯਾਈ _ਧਾਮਾ। 
ਰਾਤਿ ਦਿਵਸ ਦੋਊ ਕਰਤ _ਬਿਲਾਸਾ। ਭੂਪਤਿ ਕੀ ਤਜਿ ਕਰਿ ਕਰਿ ਤ੍ਰਾਸਾ। ੨੨। 
ਕਿਤਕ _ਦਿਨਨ ਤਾ ਕੋ ਪਤਿ ਆਯੋ। ਅਤਿ ਕੁਰੂਪ ਨਹਿ ਜਾਤ _ਬਤਾਯੋ। 
ਸੂਕਰ ਕੇ ਸੇ ਦਾਤਿ ਬਿਰਾਜੈ। ਨਿਰਖਤ ਕਰੀ ਰਦਨ ਦੂਰ ਭਾਜੈ। ੨੩। 


ਰਾਜ ਕੁਅਰ ਤ੍ਰਿਯ ਭੇਸ ਸੁ _ਧਾਰੇ। ਆਵਤ ਭਯੋ ਤਿਹ ਨਿਕਟ ਸਵਾਰੇ। 
ਰਾਜ ਸੁਤਾ ਪਹਿ _ਨਿਰਖਿ ਲੁਭਾਯੋ। _ਭੋਗ _ਕਰਨ ਹਿਤ ਹਾਥ _ਚਲਾਯੋ। _੨੪। 


ਰਾਜ ਕੁਅਰ ਤਬ ਛੁਰੀ ਸੰਭਾਰੀ। ਨਾਕ ਕਾਟਿ ਨ੍ਰਿਪ ਸੁਤ ਕੀ _ਡਾਰੀ। 
ਨਾਕ _ਕਟੈ ਜੜ ਅਧਿਕ _ਖਿਸਾਯੋ। _ਸਦਨ ਛਾਡਿ _ਕਾਨਨਹਿ _ਸਿਧਾਯੋ। _੨੫। 


ਕਟਾਇ ਜਬੈ ਜੜ _ਗਯੋ। ਇਨ _ਪਥ ਸਿਵ ਦੇਵਲ ਕੋ ਲਯੋ। 
ਨ੍ਹਿਪ ਸੁਤ ਮ੍ਰਿਗਿਕ ਹਿਤੂ _ਹਨਿ ਲੁਯਾਯੋ। ਦੁਹੂੰਅਨ ਬੈਠਿ _ਤਿਹੀ _ਠਾ _ਖਾਯੋ। _੨੬। 


ਨਾਕ 
ਤਹੀ ਬੈਠਿ ਦੁਹੂੰ ਕਰੇ _ਬਿਲਾਸਾ। ਤ੍ਰਿਯਹਿ ਨ ਰਹੀ ਭੋਗ ਕੀ ਆਸਾ। 
ਲੈ ਤਾ ਕੇ ਸੰਗ ਦੇਸ ਸਿਧਾਯੋ। ਇਕ ਸਹਚਰਿ ਕਹ ਤਹਾ ਪਠਾਯੋ। _੨੭। 


ਡਿਵਢੀ ਸਾਤ _ਸਖੀ ਤਿਨ _ਨਾਖੀ। _ਇਮਿ _ਬਤੀਆ ਭੂਪਤਿ _ਸੰਗ _ਭਾਖੀ। 
ਪਤਿ ਤ੍ਰਿਯ ਗਏ ਦੋਊ ਨਿਸਿ ਕਹ ਤਹ। ਆਗੇ ਹੁਤੇ ਸਦਾ ਸਿਵ ਜੂ ਜਹ। ੨੮। 


ਦੁਹੂੰ ਜਾਇ ਤਹ ਕੀਏ ਪ੍ਰਯੋਗਾ। _ਤੀਸਰ ਕੋਈ ਨ ਜਾਨਤ ਲੋਗਾ। 
ਉਲਟਿ ਪਰਾ ਸਿਵ ਜੂ ਰਿਸਿ ਭਰਿਯੋ। ਭਸਮੀ ਭੂਤ ਦੁਹੂੰ _ਕਹ _ਕਰਿਯੌ। ੨੯। 


ਵਹੈ _ਭਸਮ ਲੈ ਤਿਨੈ ਦਿਖਾਈ। ਮ੍ਰਿਗ _ਭਛਨ _ਤਿਹ _ਤਿਨੈ ਜਗਾਈ। 
ਭਸਮ _ਲਹੇ ਸਭ ਹੀ _ਜਿਯ _ਜਾਨਾ। ਲੈ ਪ੍ਰੀਤਮ ਘਰ ਨਾਰਿ ਸਿਧਾਨਾ। ੩0। ੧। 
/ਏੱਤਾ ਹੀ ਲਾਠਤ੍ਹ ਪਖੂਯਾਨੇ ਯਾ ਗਾਹੜ੍ਹੇ ਮਹ ਭੂਪ ਨੰਠਾਦੇ ਤੀਨ ਸੋਂ ਆਸਨ ਲਾਠੇਤ੍ੂਹ ਆਤਮ 
ਡਾ _ਨਭਨ ਸਤ/ =੬੬/ ੬੬੬ਤ/ _ਅ%ਠਲੂੰ/ 
ਦੱਪਣ? 
ਅੰਧਾਵਤੀ ਨਗਰ ਇਕ ਸੋਹੈ। ਸੈਨ ਬਿਦਾਦ ਭੂਪ ਤਿਹ ਕੋ ਹੈ। 
ਮੂਰਖਿ ਮਤਿ ਤਾ ਕੀ ਬਰ ਨਾਰੀ। ਜਿਹਸੀ ਮੂੜ ਨ ਕਹੂੰ _ਨਿਹਾਰੀ। ੧। 


ਪੂਜਾ ਲੋਗ ਅਤਿ ਹੀ ਅਕੁਲਾਏ। ਦੇਸ ਛੋਡਿ ਪਰਦੇਸ _ਸਿਧਾਏ। 
ਔਰ ਭੂਪ ਪਹਿ ਕਰੀ _ਪੁਕਾਰਾ। ਨ੍ਯਾਇ ਕਰਤ ਤੈ ਨਹੀ ਹਮਾਰਾ। ੨। 


ਤਾ ਤੇ ਤੁਮ ਕੁਛ ਕਰਹੁ ਉਪਾਇ। ਜਾ ਤੇ ਦੇਸ ਬਸੈ ਫਿਰਿ ਆਇ। 
ਚਾਰਿ ਨਾਰਿ ਤਬ _ਕਹਿਯੋ _ਪੁਕਾਰਿ। ਹਮ ਐਹੈ ਜੜ ਨ੍ਰਿਪਹਿ ਸੰਘਾਰਿ। ੩। 


ਚਰਿਤ੍ਰ ਪਾਖਿਆਨ ੫੧੭ 


(ਉਸ ਨੂੰ) ਮਾਲਣ ਦੀ ਧੀ ਕਹਿ ਕੇ ਰਾਜ ਕੁਮਾਰੀ ਰਾਜ ਕੁਮਾਰ ਨੂੰ ਆਪਣੇ ਘਰ ਲੈ 
ਆਈ। ਰਾਜੇ ਦਾ ਡਰ ਭੁਲਾ ਕੇ ਰਾਤ ਦਿਨ ਦੋਵੇਂ ਬਿਲਾਸ ਕਰਦੇ _ਸਨ।੨੨। 


ਕਈ ਦਿਨਾਂ ਬਾਦ ਉਸ ਦਾ ਪਤੀ ਆ ਗਿਆ। ਉਹ ਬਹੁਤ ਕੁਰੂਪ ਸੀ, (ਜਿਸ ਦਾ) 
ਵਰਣਨ ਨਹੀਂ ਕੀਤਾ ਜਾ _ਸਕਦਾ। _ਸੂਰ ਵਰਗੇ (ਉਸ ਦੇ) ਦੰਦ ਲਗਦੇ ਸਨ ਜਿਨ੍ਹਾਂ ਨੂੰ ਵੇਖ 
ਕੇ ਹਾਥੀ ਦੇ ਦੋਵੇਂ ਦੰਦ ਭਜ _ਜਾਂਦੇ ਸਨ (ਭਾਵ-- ਤੁੱਛ _ਲਗਦੇ _ਸਨ)।੨੩। 

ਰਾਜ ਕੁਮਾਰ ਨੇ ਇਸਤਰੀ ਦਾ ਭੇਸ ਧਾਰਨ ਕੀਤਾ ਹੋਇਆ ਸੀ। (ਰਾਜ ਕੁਮਾਰੀ ਦਾ 
ਪਤੀ) _ਸਵੇਰੇ (“ਸਵਾਰੇ”) ਉਸ ਕੋਲ ਆ ਗਿਆ। ਉਸ ਰਾਜ ਕੁਮਾਰੀ (ਇਸਤਰੀ ਬਣਿਆ 
ਰਾਜ ਕੁਮਾਰ) ਨੂੰ ਵੇਖ ਕੇ ਲੁਭਾਇਮਾਨ ਹੋ _ਗਿਆ। (ਉਸ ਨਾਲ) ਸੈਯੋਗ ਕਰਨ ਲਈ ਹੱਥ 
ਵਧਾਇਆ।੨੪। 

ਰਾਜ ਕੁਮਾਰ ਨੇ ਤਦ ਛੁਰੀ ਸੰਭਾਲੀ ਅਤੇ ਰਾਜੇ ਦੇ ਪੁੱਤਰ ਦਾ ਨੌਕ ਕਟ ਦਿੱਤਾ। ਨੱਕ 
ਕਟੇ ਜਾਣ ਕਰ ਕੇ ਮੂਰਖ ਬਹੁਤ ਖਿਝਿਆ ਅਤੇ ਘਰ ਛਡ ਕੇ ਜੰਗਲ ਨੂੰ ਚਲਿਆ 
'ਗਗਿਆ।੨੫। 

ਜਦ ਉਹ ਮੂਰਖ ਨੱਕ ਕਟਾ ਕੇ ਚਲਾ ਗਿਆ ਤਾਂ ਇਨ੍ਹਾਂ ਨੇ ਸ਼ਿਵ ਮੰਦਿਰ ਦਾ ਰਸਤਾ 
ਪਕੜਿਆ। ਰਾਜ ਕੁਮਾਰ ਇਕ ਹਿਰਨ ਮਾਰ ਕੇ ਲੈ ਆਇਆ। (ਉਸ ਨੂੰ) ਦੋਹਾਂ ਨੇ ਉਸੇ ਥਾਂ 
ਤੇ ਬੈਠ ਕੇ ਖਾਇਆ।੨੬। 

ਉਥੇ ਬੈਠ ਕੇ ਦੋਹਾਂ ਨੇ ਬਿਲਾਸ ਕੀਤਾ। ਇਸਤਰੀ ਦੀ ਭੋਗ ਲਈ ਕੋਈ ਇੱਛਾ ਬਾਕੀ 
ਨ ਰਹੀ। (ਰਾਜ ਕੁਮਾਰ) ਉਸ ਨੂੰ ਨਾਲ ਲੈ ਕੇ ਦੇਸ ਨੂੰ ਚਲਾ ਗਿਆ ਅਤੇ ਇਕ ਸਖੀ ਨੂੰ 
ਉਸ ਥਾਂ ਉਤੇ ਭੇਜਿਆ।੨੭। 

ਉਸ _ਸਖੀ ਨੇ ਸੌਤ ਡਿਉਂਢੀਆਂ ਪਾਰ _ਕੀਤੀਆਂ ਅਤੇ ਰਾਜੇ ਨੂੰ ਇਸ ਤਰ੍ਹਾਂ ਜਾ ਕੇ 
ਕਿਹਾ--ਤੁਹਾਡੀ ਪੁੱਤਰੀ ਅਤੇ _ਉਸ _ਦਾ _ਪਤੀ ਦੋਵੇਂ ਰਾਤ ਨੂੰ ਉਥੇ _ਗਏ ਜਿਥੇ _ਅਗੇ ਸਦਾ 
ਸ਼ਿਵ (ਦਾ ਮੰਦਿਰ) ਸੀ।੨੮। 

ਉਨ੍ਹਾਂ ਦੋਹਾਂ ਨੇ ਉਥੇ (ਮੰਦਿਰ ਵਿਚ) ਜਾ ਕੇ ਮੌਤੂ ਸਿੱਧ ਕਰਨ ਦਾ ਯਤਨ _ਕੀਤਾ। ਹੋਰ 
ਕੋਈ ਤੀਜਾ ਬੰਦਾ ਇਸ ਨੂੰ ਨਹੀਂ _ਜਾਣਦਾ। (ਮੰਤੁ ਸਿੱਧੀ ਦਾ ਉਹ _ਯਤਨ) _ਉਲਟਾ ਪਿਆ 
ਅਤੇ ਸ਼ਿਵ ਕ੍ਰੋਧ ਨਾਲ ਭਰ ਗਿਆ ਅਤੇ ਉਨ੍ਹਾਂ ਦੋਹਾਂ ਨੂੰ ਭਸਮ _ਕਰ _ਦਿੱਤਾ।੨੯। 

ਉਹੀ ਭਸਮ ਉਸ (ਰਾਜੇ) ਨੂੰ ਵਿਖਾ ਦਿੱਤੀ, ਜੋ ਹਿਰਨ ਨੂੰ ਖਾਣ ਵੇਲੇ ਉਨ੍ਹਾਂ ਨੇ ਬਾਲੀ 
ਸੀ। ਭਸਮ ਵੇਖ ਕੇ ਸਭ ਨੇ ਜਾਣ ਲਿਆ (ਕਿ ਉਹ ਸੜ ਗਏ ਹਨ)। (ਉਧਰ) ਪ੍ਰੀਤਮ 
ਇਸਤਰੀ ਨੂੰ ਲੈ ਕੇ ਘਰ ਚਲਾ __ਗਿਆ।੩0। 

ਏਥੋਂ ਗੰ ਗੰਰੇਤੂੱਖ/ੰ#ਆਨ ਦੇ ਤੂੰਆ ਗਾਰੇੜ੍ਹ ਦੇ ਮੰਤ ਭੂਪ ਸਲਾਦ ਦੇ =੬੬ਵੇ' ਰਤੁ ਦੀ ਸਨਅਤ 

ਨ੍ਭ _ਡ੍ਭ _ਹੰ/ _=੬੬£/ ੬੬੬=/ _ਚਲਟਾ/ 

ਚੱਪਣਾ 

ਅੰਧਾਵਤੀ ਨਾਂ ਦਾ ਇਕ ਨਗਰ ਸ਼ੋਭਦਾ ਸੀ। ਉਥੋਂ ਦਾ ਰਾਜਾ _ਬਿਦਾਦ ਸੈਨ ਸੀ। ਉਸ 
ਦੀ ਰਾਣੀ ਦਾ ਨਾਂ ਮੂਰਖ ਮਤੀ ਸੀ। ਉਸ ਵਰਗੀ ਮੂਰਖ ਕਿਸੇ ਨੇ ਨਹੀਂ ਵੇਖੀ ਸੀ।੧। 

ਪੂਜਾ ਦੇ ਲੋਗ ਬਹੁਤ ਵਿਆਕੁਲ ਹੋ ਕੇ ਦੇਸ ਛਡ ਕੇ ਪਰਦੇਸ ਚਲੇ ਗਏ। ਹੋਰਨਾਂ ਨੇ 
ਰਾਜੇ ਅਗੇ ਪੁਕਾਰ ਕੀਤੀ ਕਿ ਤੂੰ ਸਾਡੇ ਨਾਲ ਨਿਆਂ ਨਹੀਂ ਕਰ _ਰਿਹਾ।੨। 

ਇਸ ਲਈ ਤੁਸੀਂ ਕੁਝ ਉਪਾ ਕਰੋ_ਤਾਂ ਜੋ ਫਿਰ ਦੇਸ ਵਿਚ ਆ ਵਸੀਏ। ਤਦ ਚਾਰ 
ਇਸਤਰੀਆਂ ਨੇ ਪੁਕਾਰ ਕੇ ਕਿਹਾ ਕਿ ਅਸੀਂ ਮੂਰਖ ਰਾਜੇ ਨੂੰ ਮਾਰ _ਕੇ _ਆਵਾਂਗੀਆਂ।੩। 


ਸੀ _ਦਸਮ-ਗ੍ਰੰਥ _ਸਾਹਿਬ ਚਰਿਤ੍ਰ ਪਾਖਿਆਨ ੫੧੯ 


ਦੂ ਤ੍ਰਿਯ ਭੇਸ ਪੁਰਖ ਕੇ ਧਾਰੀ। ਪੈਠਿ ਗਈ ਤਿਹ ਨਗਰ ਮੰਝਾਰੀ। ਦੋ ਇਸਤਰੀਆਂ ਨੇ ਪੁਰਸ਼ਾਂ ਦਾ ਭੇਸ ਧਾਰਿਆ ਅਤੇ ਨਗਰ ਵਿਚ ਜਾ ਕੇ ਡਟ ਗਈਆਂ। 

ਦੂ ਤ੍ਰਿਯ ਭੇਸ ਜੋਗ੍ਯ ਕੇ _ਧਾਰੋ। ਪ੍ਰਾਪਤਿ ਭੀ ਤਿਹ ਨਗਰ _ਮਝਾਰੋ। ੪। ਦੋ ਇਸਤਰੀਆਂ ਨੇ _ਜੋਗੀਆਂ _ਦਾ ਰੂਪ _ਧਾਰਿਆ ਅਤੇ _ਨਗਰ _ਵਿਚ _ਪਹੁੰਚ _ਗਈਆਂ।੪। 

ਇਕ ਤ੍ਰਿਯ ਚੋਰੀ ਕਰੀ _ਬਨਾਇ। _ਪਕਰਿ ਲਈ ਦੂਸਰਿ ਤ੍ਰਿਯ _ਜਾਇ। ਇਕ ਇਸਤਰੀ ਨੇ ਚੋਰੀ ਕੀਤੀ ਅਤੇ ਦੂਜੀ ਨੇ ਜਾ ਕੇ ਉਸ ਨੂੰ ਪਕੜ _ਲਿਆ। ਦੋ 

ਦੂ ਤ੍ਰਿਯ ਜੋਗ ਭੇਸ ਕੌ ਧਰਿ ਕੈ। ਗਈ ਭੂਪ ਕੋ ਚਰਿਤ ਬਿਚਰਿ ਕੈ। ੫। ਇਸਤਰੀਆਂ ਜੋਗ _ਦਾ ਭੇਸ ਧਾਰ ਕੇ ਅਤੇ ਚਰਿਤ੍ਰ _ਕਰਨਾ ਸੋਚ ਕੇ ਰਾਜੇ ਕੋਲ ਗਈਆਂ।੫। 

ਭੂਪ _ਕਹਾ ਸੂਰੀ ਇਹ ਦੀਜੈ। _ਤੀਨੋ ਹੁਕਮ ਹਮਾਰੇ _ਲੀਜੈ। ਰਾਜੇ ਨੇ ਕਿਹਾ ਇਸ ਨੂੰ ਸੂਲੀ ਦੇ ਦਿਓ। ਤਿਨੋਂ ਮੇਰੇ ਹੁਕਮ ਦੀ ਪਾਲਨਾ ਕਰੋ। ਜਦੋਂ 

ਹਨਨਨਾਤ ਲੈ ਤਾਹੀ ਸਿਧਾਰੇ। ਦ੍ਰੈ ਇਸਤ੍ਰੀ ਹਰੈ _ਅਤਿਥ ਪਧਾਰੇ। ੬। ਉਸ ਨੂੰ ਮਾਰਨ ਵਾਸਤੇ _(“ਹਨਨਨਾਤ”ਹਹਨਨਅਰਥ) ਲੈ ਕੇ ਚਲੇ ਤਾਂ ਜੋਗੀ ਬਣੀਆਂ ਦੋਵੇਂ 
ਇਸਤਰੀਆਂ ਉਥੇ ਆ ਗਈਆਂ।੬। 

ਜੋਗਿਨਿ ਨਾਰਿ ਕਹਾ ਅਸ ਕੀਜੈ। ਦੈ ਮਹਿ ਇਕ ਜੋਗੀ ਕਹ ਦੀਜੈ। ਜੋਗੀ ਬਣੀਆਂ ਇਸਤਰੀਆਂ ਨੇ ਕਿਹਾ ਕਿ ਇਸ ਤਰ੍ਹਾਂ _ਕਰੋ। (ਫਾਂਸੀ ਅਸਾਂ) ਦੋਹਾਂ 

ਐਹੈ _ਇਹਾ ਅਰਸ ਕੀ _ਬਾਤਾ। ਜਾਨਤ ਕੋਈ ਨ_ਤਾ ਕੀ ਘਾਤਾ। ੭। ਜੋਗੀਆਂ ਵਿਚੋਂ ਇਕ ਨੂੰ _ਦਿਓ। ਇਥੇ ਅਰਸ਼ (ਸਵਰਗ) _ਦੀਆਂ ਗੱਲਾਂ _ ਹੁੰਦੀਆਂ _ਹਨ। ਉਨ੍ਹਾਂ 
ਦੇ ਛਲ ਨੂੰ ਕੋਈ ਵੀ ਸਮਝ ਨਹੀਂ ਰਿਹਾ ਸੀ।੭। 

ਦੁਤਿਯ ਨਾਰ ਇਮਿ ਬਚਨ ਉਚਾਰੇ। ਯਾਹਿ ਨ ਸੂਰੀ ਦੇਹੁ ਕਹਾਰੇ। ਦੂਜੀ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਹੇ ਕਹਾਰ (ਜਲਾਦ)! ਇਸ ਨੂੰ ਸੂਲੀ ਨ ਦੇ। 

ਸੂਰੀ ਏਕ ਅਤਿਥ ਕੋ _ਦੀਜੈ। ਤਸਕਰ ਦੂਰ ਇਹਾ ਤੇ ਕੀਜੈ। ੮। ਸੂਲੀ ਇਕ ਸਾਧ ਨੂੰ ਦਿਓ ਅਤੇ ਚੋਰ ਨੂੰ ਇਥੋਂ _ਕਢ _ਦਿਓ।੮। 

ਚਲੀ _ਖਬਰਿ ਆਵੈ ਇਹ _ਕਹਾ। _ਬੈਠਿ _ਬਿਦਾਦ ਨਰਾਧਿਪ _ਜਹਾ। ਇਹ ਖਬਰ _ਉਥੇ ਜਾ ਪਹੁੰਚੀ ਜਿਥੇ _ਬਿਦਾਦ ਸੈਨ ਰਾਜਾ ਬੈਠਾ ਸੀ। ਉਸ ਅੰਧ ਨਗਰ 

ਅੰਧ ਨਗਰ ਕੇ ਤੀਰ ਲੋਗ _ਸਭ। _ਅਛਰ _ਕਛੁ _ਨ ਪੜੈ _ਤਿਨ ਗਰਧਭ। ੯। ਦੇ ਨੇੜੇ ਦੇ ਸਾਰੇ ਲੋਕਾਂ ਨੇ _ਖੋਤਿਆਂ ਵਾਂਗ ਕੋਈ ਔਖਰ _ਨਹੀਂ ਪੜ੍ਹਿਆ ਹੋਇਆ _ਸੀ।੯। 

ਔਰ _ਕਛੂ ਜਾਨੈ _ਨਹਿ _ਬਾਤਾ। ਮਹਾ ਪਸੂ ਮੂਰਖ _ਬਿਖ੍ਯਾਤਾ। ਉਹ ਹੋਰ ਕੋਈ ਗੱਲ ਨਹੀਂ ਸਮਝਦੇ ਸਨ ਅਤੇ ਮਹਾ ਪਸ਼ੂ ਅਤੇ _ਸੂਰਖ ਵਜੋਂ ਪੂਸਿੱਧ 

ਇਹ ਧੁਨਿ ਪਰੀ ਕਾਨ ਪ੍ਰਭ ਕੇ ਜਬ। ਨਿਰਖਨ ਚਲਾ ਅਤਿਬਹਿ_ਦੂ ਤਬ) ੧0। ਸਨ। ਜਦ ਰਾਜੇ ਦੇ ਕੰਨ ਵਿਚ ਇਹ ਖ਼ਬਰ ਪਈ ਤਾਂ ਉਹ ਦੋਹਾਂ ਸਾਧਾਂ ਨੂੰ ਵੇਖਣ ਲਈ 

੍‌ ` ੍‌ ਚਨਲਿਆ।੧0। 

ਦਰਸ _ਕਿਯਾ _ਤਿਨ ਕੋ ਜਬ _ਜਾਈ। _ਬਚਨ _ਕਿਯਾ _ਭੂਪਤਿ _ਮੁਸਕਾਈ। ਜਦ ਜਾ ਕੇ ਉਨ੍ਹਾਂ ਦਾ ਦਰਸ਼ਨ ਕੀਤਾ ਤਾਂ ਰਾਜੇ ਨੇ ਹਸ ਕੇ ਬਚਨ ਕੀਤਾ। ਤੁਸੀਂ ਕਿਸ 

ਤੁਮ ਸੂਰੀ ਕਾਰਨ ਕਿਹ ਲੇਹੁ। ਸੋ ਮੁਹਿ ਭੇਦ ਕ੍ਰਿਪਾ ਕਰਿ ਦੇਹੁ। ੧੧। ਕਾਰਨ ਸੂਲੀ ਲੈਂਦੇ ਹੋ। _ਉਹ ਭੇਦ ਮੈਨੂੰ ਕ੍ਰਿਪਾ ਕਰ ਕੇ _ਦਸੋ।੧੧। 

ਹੋ ਹਮ ਜਨਮ ਜਨਮ _ਕਿਯ _ਪਾਤਾ। ਯਾ _ਪਰ _ਚੜਤ ਹੋਹਿ _ਸਭ _ਘਾਤਾ। (ਉਨ੍ਹਾਂ ਨੇ ਉੱਤਰ ਦਿੱਤਾ--) ਅਸੀਂ ਜਨਮ ਜਨਮਾਂਤਰਾਂ ਦੇ ਪਾਪ ਕੀਤੇ ਹੋਏ ਹਨ। ਸੂਲੀ 

ਯਾ _ਪਰ ਬਾਤ ਸੂਰਗ ਕੀ ਐਹੈ। ਆਵਾ _ਗਵਨ ਤੁਰਤ ਮਿਟਿ ਜੈਹੈ। ੧੨। ਉਤੇ ਚੜ੍ਹਨ _ਨਾਲ ਸਭ _(ਪਾਪ) ਨਸ਼ਟ ਹੋ _ਜਾਣਗੇ। _ਇਸ _ਤੇ ਸਵਰਗ _ਦੀ ਪ੍ਰਾਪਤੀ ਹੋਵੇਗੀ 
ਅਤੇ ਆਵਾਗਵਣ ਤੁਰਤ ਮਿਟ ਜਾਵੇਗਾ।੧੨। 

ਜਬ _ਰਾਜੈ ਐਸੋ ਸੁਨਿ ਪਾਈ। ਚਿਤ ਚੜਬੇ ਕੀ ਬਿਵਤ ਬਨਾਈ। ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ, ਤਾਂ ਚਿਤ ਵਿਚ (ਖ਼ੁਦ ਸੂਲੀ) ਚੜ੍ਹਨ ਦੀ ਵਿਉਂਤ 

ਅਵਰ ਲੋਗ ਸਭ _ਦਏ ਹਟਾਇ। ਆਪੁ ਚੜਾ ਸੂਰੀ ਪਰ _ਜਾਇ। _੧੩। ਬਣਾਈ। ਹੋਰ ਸਾਰੇ ਲੋਗ _ਹਟਾ ਦਿੱਤੇ ਅਤੇ ਆਪ _ਸੂਲੀ ਉਤੇ _ਜਾ __ਚੜ੍ਹਿਆ।੧੩। 

ਭੂਪ _ਚੜਤ _ਜੋਗੀ _ਭਜਿ _ਗਏ। ਕਹੂੰ _ਦੁਰੇ _ਜਨਿਯਤ ਨਹਿ _ਭਏ। ਰਾਜੇ ਦੇ ਸੂਲੀ ਚੜ੍ਹਦਿਆਂ ਹੀ ਜੋਗੀ ਭਜ _ਗਏ। ਕਿਥੇ ਜਾ ਲੁਕੇ, ਕਿਸੇ ਨੂੰ ਪਤਾ ਨ 

ਧਰਿ ਇਸਤ੍ਰਿਨ ਕੇ ਰੂਪ ਅਪਾਰਾ। _ਮਿਲਗੇ ਤਾ ਹੀ ਨਗਰ _ਮੰਝਾਰਾ। _੧੪। ਲਗ _ਸਕਿਆ। ਉਨ੍ਹਾਂ ਨੇ ਇਸਤਰੀਆਂ _ਦਾ ਪੂਰਾ ਰੂਪ _ਧਾਰਨ _ਕਰ _ਲਿਆ ਅਤੇ ਉਥੇ ਹੀ 

ਰ ਨਗਰ _ਵਿਚ _ਮਿਲ _ਗਏ।੧੪। 

ਇਹ ਛਲ _ਅਨ੍ਯਾਈ ਨ੍ਰਿਪ ਮਾਰਿ। ਦੇਸ _ਬਸਾਯੋ ਬਹੁਰਿ ਸੁਧਾਰਿ। ਇਸ ਛਲ ਨਾਲ ਅਨਿਆਈ ਰਾਜੇ ਨੂੰ ਮਾਰ ਕੇ ਦੇਸ ਨੂੰ ਫਿਰ ਤੋਂ ਚੰਗੀ ਤਰ੍ਹਾਂ _ਨਾਲ 

ਅੰਧ ਨਗਰ ਕਛੁ _ਬਾਤ ਨ _ਪਾਈ। ਇਹ ਛਲ _ਹਨਾ ਹਮਾਰਾ ਰਾਈ। ੧੫। ੧। ਵਸਾਇਆ। ਅੰਧ ਨਗਰ _ਦੇ ਲੋਕਾਂ ਨੇ ਕੁਝ ਭੇਦ ਨ ਸਮਝਿਆ ਕਿ ਇਸ ਚਰਿਤ੍ਰ ਨਾਲ ਸਾਡਾ 
ਰਾਜਾ _ਮਾਰ _ਦਿੱਤਾ ਗਿਆ ਹੈ।੧੫। 

/ਏੰਤਾ ਹਾੰ ਲਾੰਰਤ੍ਹ ੫ਖ੍ਹਯਾਨੋ /ਤੈਯਾ ਲਾਰੇਤ੍ਹ ਮੰਨੀ ਝੂਪ ਅੰਠਾਏੇ ਤਨ ਸੌ ਸਤਸ਼ਨ ਲਾਠਤਹ_ ਸਆਖਤਮਆ /ਏਥੋਂ ਨੰ ਲਾਰਤੁੱਪ/ਨਆਨ ਦੇ ਤੂੰਆ ਲਾਹਤਹ ਦੇ ਮੰਤ ਡੂਪ ਅੰਠਾਦ ਦੇ ੩੬੭ਵ' ਗਾਰੜ੍ਹ ਦੀ ਨਆਘਤੀ 


ਡਤ ਨਭ# ਸਤ? _=੬੭/ ੪੬੬੭੮/ %ਫ੍ਹੀ/ ਭਾ ਲਭ _ਹੈ/ _=੬੭/ ੬੬੭੮/ ਚਲਦਾ? 


੫੨0 


ਸੀ _ਦਸਮ-ਗ੍ੂੰਥ _ਸਾਹਿਬ 


ਚੱਧਾਣ? 
ਗੜ _ਕਨੌਜ ਕੌ ਜਹਾ _ਕਹਿਜੈ। ਅਭੈ ਸਿੰਘ ਤਹ ਭੂਪ _ਭਨਿਜੈ। 
ਸੀ ਚਖੁ ਚਾਰ ਮਤੀ ਤਿਹ ਨਾਰੀ। ਜਿਹ ਸਮ ਤੁਲ ਨ ਬੂਹਮ ਸਵਾਰੀ। ੧। 


ਤਾ ਕੋ ਨੇਹ ਏਕ ਸੌ ਲਾਗੋ। ਜਾ ਤੇ ਲਾਜ ਛਾਡ ਤਨ ਭਾਗੋ। 
ਅਘਟ ਸਿੰਘ ਤਿਹ ਨਾਮ _ਭਨਿਜੈ। ਕੋ ਦੂਜਾ ਪਟਤਰ ਤਿਹ _ਦਿਜੈ। _੨। 


ਨਿਤਿ ਪੁਤਿ ਤਿਹ ਤ੍ਰਿਯ ਬੋਲਿ ਪਠਾਵਤ। _ਕਾਮ ਭੋਗ ਤਿਹ _ਸਾਥ _ਕਮਾਵਤ। 
ਤਬ ਲੌ ਤਹਾ ਨਰਾਧਿਪ ਆਯੋ। ਤ੍ਰਿਯ ਚਰਿਤ੍ਰ ਇਹ _ਭਾਤਿ _ਬਨਾਯੋ। _੩। 
ਤੁਮਰੇ ਕੇਸ ਭੂਪ ਬਿਕਰਾਰਾ। ਸਹੇ ਨ ਮੋ ਤੇ ਜਾਤ ਸੁਧਾਰਾ। 
ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ। ਬਹੁਰਿ _ਹਮਾਰੀ ਸੇਜ _ਸੁਹਾਵਹੁ। _੪। 
ਜਬ ਨ੍ਰਿਪ ਗਯੋ ਰੋਮ ਮੂੰਡਿਨ ਹਿਤ। ਰਾਨੀ ਅਧਿਕ ਪਸੰਨ੍ਯ ਭਈ _ਚਿਤ। 
ਛਿਦਰ ਤਾਕਿ ਨਿਜੁ ਮੀਤ ਲੁਕਾਯੋ। ਮੂਰਖ ਭੂਪ ਭੇਦ ਨਹਿ ਪਾਯੋ। _੫। ੧। 
/ਏੱਤਾ ਨੰ ਲਾੰਰੜ੍ਹ ਪਖ੍ਹਯਾਨੇ /ਤੈਯਾ ਲਾਰਤ੍ਹੇ ਮਹ ਡੁਪ ਅੰਕਾਏੇ ਤਨ ਸੌਂ ਅਠਲਨ ਲਾਰਤ੍ਹ ਆਤਮ 

ਡਤ ਨਭ#ਆ ਸਤ/ _=੬੮/ ੪੬੮੩੭ ਅਫਲੀੰ/ 

ਚੱਪਣਾ 

ਸੁਨ ਰਾਜਾ ਇਕ _ਔਰ _ਕਹਾਨੀ। ਜਿਹ ਬਿਧਿ _ਕਿਯਾ ਰਾਵ ਸੰਗ _ਰਾਨੀ। 
ਗਨਪਤਿ ਸਿੰਘ ਏਕ ਰਾਜਾ ਬਰ। ਸਤੁ _ਕੰਪਤ ਤਾ ਕੇ ਡਰ ਘਰ ਘਰ। ੧। 


ਚੰਚਲ _ਦੇ ਰਾਜਾ ਕੀ ਨਾਰੀ। ਜਿਸੁ ਸਮ ਦੁਤਿਯ ਨ ਕਹੂੰ _ਹਮਾਰੀ। 
ਅਵਰ ਰਾਨਿਯਨ ਕੇ ਘਰ ਆਵੈ। ਤਾ ਕੌ ਕਬ ਹੀ ਮੁਖ ਨ ਦਿਖਾਵੈ। ੨। 


ਰਾਨੀ ਇਨ ਬਾਤਨ ਤੇ ਜਰੀ। ਪਤਿ ਬਧ ਕੀ ਇਛਾ ਜਿਯ _ਧਰੀ। 
ਔਰ ਨਾਰਿ ਕੋ ਧਰਿ ਕਰਿ ਭੇਸਾ। ਨਿਜੁ ਪਤਿ ਕੇ ਗ੍ਰਿਹ ਕਿਯਾ ਪ੍ਰਵੇਸਾ। ੩। 


ਅਪਨੀ ਨਾਰਿ ਨ ਨ੍ਰਿਪਤਿਹ ਜਾਨਾ। ਅਧਿਕ ਰੂਪ _ਲਖਿ _ਤਾਹਿ ਲੁਭਾਨਾ। 
ਭਈ ਰੈਨਿ ਤਬ ਲਈ ਬੁਲਾਇ। ਭੋਗ ਕੀਯਾ ਤਾ ਸੌ ਲਪਟਾਇ। ੪। 


ਯੌ _ਬਤਿਯਾ ਤਿਹ _ਸਾਥ _ਉਚਾਰੀ। ਹੈ _ਛਿਨਾਰ ਨ੍ਰਿਪ ਨਾਰ _ਤਿਹਾਰੀ। 
ਏਕ ਪੁਰਖ ਕੋ ਧਾਮ _ਬੁਲਾਵਤ। ਮੁਹਿ ਨਿਰਖਤ ਤਾ ਸੌ ਲਪਟਾਵਤ। ੫। 


ਯੌ _ਨ੍ਰਿਪ ਸੋ ਤਿਨ ਕਹੀ ਬਨਾਇ। ਅਤਿ ਨਿਜੁ ਪਤਿ ਕਹ ਰਿਸਿ ਉਪਜਾਇ। 
ਲਖਿਨ ਚਲਾ _ਭੂਪਤ ਤਿਹ _ਧਾਈ। _ਧਾਮ _ਆਪਨਾਗਮ _ਤ੍ਰਿਯ _ਆਈ। _੬। 


ਨਿਜੁ ਤਨੁ ਭੇਸ ਪੁਰਖ ਕੋ _ਧਾਰੀ। ਗਈ _ਸਵਤਿ ਕੇ ਧਾਮ ਸੁਧਾਰੀ। 
ਆਗੇ ਪ੍ਰੀਤਿ ਹੁਤੀ ਸੰਗ ਜਾ _ਕੇ। ਬੈਠੀ ਜਾਇ ਸੇਜ ਚੜਿ ਤਾ ਕੇ। ੭। 


ਚਰਿਤ੍ਰ ਪਾਖਿਆਨ ੫੨੧ 


ਜੱਪਣਾ 

ਜਿਥੇ _ਕਨੌਜ ਦਾ ਕਿਲਾ ਦਸਿਆ ਜਾਂਦਾ ਹੈ, ਉਥੇ ਅਭੈ ਸਿੰਘ ਨਾਂ ਦਾ ਰਾਜਾ ਰਾਜ 
ਕਰਦਾ _ਸੀ। _ਚਖੁਚਾਰ ਮਤੀ ਉਸ _ਦੀ ਇਸਤਰੀ ਸੀ। ਉਸ ਵਰਗੀ ਬੁਹਮਾ ਨੇ ਹੋਰ ਕੋਈ 
ਨਹੀਂ ਬਣਾਈ _ਸੀ।੧। 

ਉਸ ਦਾ ਪ੍ਰੇਮ ਇਕ ਵਿਅਕਤੀ ਨਾਲ ਹੋ ਗਿਆ ਜਿਸ ਕਰ ਕੇ ਸ਼ਰੀਰ ਨੂੰ ਲਾਜ ਛਡ 
ਕੇ ਭਜ ਗਈ ਸੀ। ਉਸ ਦਾ ਨਾਂ ਅਘਟ ਸਿੰਘ ਦਸਿਆ ਜਾਂਦਾ ਸੀ। ਕੋਈ ਹੋਰ ਦੂਜਾ 
ਅਜਿਹਾ ਨਹੀਂ ਸੀ, ਜਿਸ ਨਾਲ (ਉਸ ਦੀ) ਉਪਮਾ ਦਿੱਤੀ ਜਾ _ਸਕੇ।੨। 

ਉਹ ਇਸਤਰੀ ਉਸ ਨੂੰ ਰੋਜ਼ ਬੁਲਾ ਲੈਂਦੀ ਅਤੇ ਉਸ _ਨਾਲ _ਰਤੀ-ਕੇਲਿ ਕਰਦੀ। _ਤਦ 
ਤਕ ਉਥੇ ਰਾਜਾ ਆ _ਗਿਆ। ਰਾਣੀ ਨੇ ਇਸ ਤਰ੍ਹਾਂ _ਚਰਿਤੂ _ਖੇਡਿਆ।੩। 


ਹੇ ਰਾਜਨ! ਤੁਹਾਡੇ ਵਾਲ ਬਹੁਤ _ਡਰਾਉਣੇ _ਹਨ। ਮੇਰੇ ਤੋਂ ਸਹੇ ਨਹੀਂ _ਜਾਂਦੇ। ਪਹਿਲਾਂ 
ਤੁਸੀਂ ਵਾਲ ਸਾਫ਼ ਕਰ ਕੇ ਆਓ, ਫਿਰ ਆ ਕੇ ਮੇਰੀ ਸੇਜ ਉਤੇ ਸੁਸ਼ੋਭਿਤ ਹੋਵੋ।੪। 


ਜਦ ਰਾਜਾ _ਵਾਲ _ਮੁੰਨਣ ਲਈ ਗਿਆ, ਤਾਂ ਰਾਣੀ ਮਨ ਵਿਚ _ਬਹੁਤ ਪ੍ਰਸੰਨ _ਹੋਈ। 
(ਕੋਈ) ਮਘੋਰਾ ਵੇਖ ਕੇ ਆਪਣੇ ਮਿਤਰ ਨੂੰ ਲੁਕਾ ਦਿੱਤਾ। ਮੂਰਖ ਰਾਜਾ ਭੇਦ ਨ ਪਾ ਸਕਿਆ।੫। 

/ਏਥੇਂ ਗੰ ਗੰਰੇਤੁੰਪ/ਸਆਨ ਦੇ ਤਆ ਗਾਰੇਤ ਦੇ ਮੰਤ ਭੂਪ ਸੰਲਾਦ ਦੇ ੩੬੮ਵੇ' ਗਰੇਤੂ ਦੀ ਸਮ੫ਤਨ 

ਭਾ ਲਭ _ਹੈ/ _=੬੮/ ੪੬੮੩/ ਜਲਦਾ/ 
ਜੱਪਣਾ 

ਹੇ ਰਾਜਨ! ਇਕ ਹੋਰ (ਚਰਿਤੁ) ਕਥਾ ਸੁਣੋ, ਜਿਸ ਤਰ੍ਹਾਂ ਰਾਜੇ ਨਾਲ ਰਾਣੀ ਨੇ _ਕੀਤਾ। 
ਗਨਪਤਿ ਸਿੰਘ ਨਾਂ ਦਾ ਇਕ ਚੰਗਾ ਰਾਜਾ ਸੀ। ਉਸ ਦੇ ਡਰ ਕਰ ਕੇ ਘਰ ਘਰ ਵੈਰੀ 
ਕੰਬਦੇ _ਸਨ।੧। 

ਚੰਚਲ ਦੇ (ਦੇਈ) ਰਾਜੇ ਦੀ ਰਾਣੀ ਸੀ, ਜਿਸ ਵਰਗੀ ਸਾਡੇ ਕੋਈ ਹੋਰ ਇਸਤਰੀ ਨਹੀਂ 
ਸੀ। _ਉਹ (ਰਾਜਾ) ਹੋਰਨਾਂ ਰਾਣੀਆਂ ਦੇ ਘਰ ਆਉਂਦਾ ਸੀ, ਪਰ ਉਸ ਨੂੰ ਕਦੇ ਮੂੰਹ ਨਹੀਂ 
ਵਿਖਾਉੱਦਾ ਸੀ।੨। 

ਰਾਣੀ ਇਸ ਗੱਲ ਕਰ ਕੇ ਸੜੀ ਹੋਈ ਸੀ ਅਤੇ ਪਤੀ ਨੂੰ ਮਾਰਨ ਦੀ ਇੱਛਾ 
ਧਾਰਨ ਕਰ ਰਖੀ ਸੀ। ਕਿਸੇ ਹੋਰ ਇਸਤਰੀ ਦਾ ਭੇਸ ਧਾਰ ਕੇ ਉਸ ਨੇ ਰਾਜੇ ਦੇ 
ਪ੍ਰਵੇਸ਼ _ਕੀਤਾ।੩। 

ਰਾਜੇ ਨੇ ਉਸ ਨੂੰ ਆਪਣੀ ਇਸਤਰੀ ਵਜੋਂ ਨ ਪਛਾਣਿਆ ਅਤੇ ਉਸ ਦਾ ਰੂਪ 
ਵੇਖ _ਕੇ _ਲਲਚਾ _ਗਿਆ। ਜਦ ਰਾਤ ਪਈ, ਤਾਂ ਉਸ ਨੂੰ ਬੁਲਾ ਲਿਆ ਅਤੇ ਉਸ ਨਾਲ 
ਲਿਪਟ ਕੇ _ਸੈਯੋਗ _ਮਾਣਿਆ।੪। 

(ਰਾਣੀ ਨੇ) ਰਾਜੇ ਨਾਲ ਇਸ ਤਰ੍ਹਾਂ ਗੱਲ ਕੀਤੀ 
ਹੈ। ਇਕ ਪੁਰਸ਼ ਨੂੰ ਘਰ ਬੁਲਾਉਂਦੀ ਹੈ ਅਤੇ ਮੇਰੇ 
ਜਾਂਦੀ ਹੈ।੫। 

ਉਸ ਨੇ ਇਸ ਤਰ੍ਹਾਂ (ਗੱਲ) ਬਣਾ ਕੇ ਰਾਜੇ ਨੂੰ ਕਹੀ 
ਵਿਚ ਬਹੁਤ ਰੋਹ _ਭਰ _ਦਿੱਤਾ। ਰਾਜਾ ਉਸ ਨੂੰ ਵੇਖਣ ਲਈ 
ਇਸਤਰੀ ਵੀ ਆਪਣੇ ਘਰ ਪਹਿਲਾਂ ਹੀ ਪਹੁੰਚ ਗਈ।੬। 

(ਘਰ ਆ ਕੇ) ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ ਅਤੇ ਸੌਂਕਣ ਦੇ ਘਰ ਚਲੀ ਗਈ। 
(ਰਾਜੇ ਦੀ) ਜਿਸ ਨਾਲ ਅਗਲੇਰੀ ਪ੍ਰੀਤ ਸੀ, ਉਸ ਦੀ ਸੇਜ ਉਤੇ ਚੜ੍ਹ _ਕੇ ਬੈਠ _ਗਈ।੭। 


ਕਿ ਤੇਰੀ ਇਸਤਰੀ ਬਹੁ 
ਵਖਦਿਆਂ ਵੇਖਦਿਆਂ ਉਸ ਨਾਲ _ਲਿਪਟ 


੫੨੨ 


ਸੀ _ਦਸਮ-ਗ੍ੰਥ _ਸਾਹਿਬ 


ਤਬਿ ਲਗਿ ਤਹਾ ਨਰਾਧਿਪ ਆਯੋ। _ਪੁਰਖ ਭੇਸ ਲਖਿ ਨਾਰਿ ਰਿਸਾਯੋ। 
ਜੋ ਬਾਤੈ ਮੁਹਿ ਯਾਰ ਉਚਾਰੀ। ਸੋ_ਅਖਿਯਨ ਹਮ ਆਜੁ _ਨਿਹਾਰੀ। ੮। 


ਕਾਢਿ ਕ੍ਰਿਪਾਨ ਹਨਨਿ ਤਿਹ _ਧਯੋ। _ਰਾਨੀ ਹਾਥ _ਨਾਥ ਗਹਿ ਲਯੋ। 
ਤਵ ਤ੍ਰਿਯ ਭੇਸ ਤਹਾ ਨਰ ਧਾਰਾ। ਤੈ ਜੜ ਯਾ ਕਹ ਜਾਰ ਬਿਚਾਰਾ। ੯। 


ਜਬ ਤਿਹ ਨ੍ਰਿਪ ਨਿਜੁ ਨਾਰਿ _ਬਿਚਾਰਿਯੋ। _ਉਤਰਾ ਕੋਪ ਹਿਯੈ ਥੋ _ਧਾਰਿਯੋ। 
ਤਿਨ ਇਸਤ੍ਰੀ ਇਹ _ਭਾਤਿ _ਉਚਾਰੀ। ਸੁਨੁ ਮੂਰਖ ਨ੍ਰਿਪ _ਬਾਤ _ਹਮਾਰੀ। _੧0। 


ਬਸਤ ਏਕ _ਦਿਜਬਰ ਇਹ _ਗਾਵੈ। ਚੰਦੂ ਚੂੜ _ਓਝਾ _ਤਿਹ ਨਾਵੈ। 
ਬ੍ਰਹਮ ਡੰਡ _ਤਿਹ ਪੂਛਿ _ਕਰਾਵਹੁ। ਤਬ _ਅਪਨੋ ਮੁਖ _ਹਮੈ _ਦਿਖਾਵਹੁ। _੧੧। 
ਜਬ ਰਾਜਾ ਤਿਹ ਓਰ _ਸਿਧਾਯੋ। ਤਬ ਦਿਜ ਕੋ ਤ੍ਰਿਯ ਭੇਖ _ਬਨਾਯੋ। 
ਚੰਦੂ _ਚੂੜ _ਧਰਿ ਅਪਨਾ ਨਾਮ। ਪ੍ਰਾਪਤਿ ਭਈ ਨ੍ਰਿਪਤਿ ਕੇ _ਧਾਮ। ੧੨। 
ਤਿਹ ਨ੍ਰਿਪ ਨਾਮ ਪੂਛ _ਹਰਖਾਨਾ। ਚੰਦੂ _ਚੂੜ ਤਿਹ ਕੌ _ਪਹਿਚਾਨਾ। 
ਜਿਹ _ਹਿਤ ਜਾਤ _ਕਹੋ_ਪਰਦੇਸਾ। ਭਲੀ ਭਈ ਆਯੋ _ਵਹੁ _ਦੇਸਾ। ੧੩। 


ਜਬ _ਪੂਛਾ ਰਾਜੈ ਤਿਹ ਜਾਈ। ਤ੍ਰਿਯ ਦਿਜ ਹੈ ਇਹ ਬਾਤ _ਬਤਾਈ। 
ਜੋ ਨ੍ਰਿਦੋਖ ਕਹ ਦੋਖ _ਲਗਾਵੈ। _ਜਮਪੁਰ ਅਧਿਕ _ਜਾਤਨਾ _ਪਾਵੈ। _੧੪। 


ਤਹ ਤਿਹ ਬਾਧਿ ਥੰਭ ਕੈ _ਸੰਗ। _ਤਪਤ ਤੇਲ ਡਾਰਤ ਤਿਹ _ਅੰਗ। 
ਛੁਰਿਯਨ ਸਾਥ ਮਾਸੁ ਕਟਿ ਡਾਰੈ। ਨਰਕ ਕੁੰਡ ਕੇ ਬੀਚ _ਪਛਾਰੈ। _੧੫। 


ਗਾਵਾ ਗੋਬਰ ਲੇਹੁ ਮਗਾਇ। ਤਾ ਕੀ ਚਿਤਾ _ਬਨਾਵਹੁ _ਰਾਇ। 
ਤਾ ਮੋ ਬੈਠਿ ਜਰੈ ਜੇ ਕੋਊ। ਜਮ ਪੁਰ ਬਿਖੈ ਨ ਟੰਗਿਯੈ ਸੋਊ। ੧੬। 


ਦੰਹਰਾ 
ਸੁਨਤ ਬਚਨ _ਦਿਜ ਨਾਰਿ ਨ੍ਰਿਪ _ਗੋਬਰ _ਲਿਯਾ _ਮੰਗਾਇ। 
ਬੈਠਿ ਆਪੁ ਤਾ ਮਹਿ ਜਰਾ ਸਕਾ ਨ ਤ੍ਰਿਯ ਛਲ ਪਾਇ। ੧੭। ੧। 


/ਏੱਤਾ ਨੀ ਲਾਰਤ੍ਹ _ਪਖੂਯਾਨੇ /ਰ੍‌ਯਾ ਗਾਰਤੋ ਅਤ ਭੂਪ ਸੰਝਾਦੇ ਤਨ ਸੌਂ ਓਨਹਤਰ ਲਾਠਤਹ ਸ਼ਆਮਤਮਆ 


ਡਤ_ ਨਭ# ਸਤ =੩੬੯/ ੪੬੭੭6/ %ਠਹੰ/ 


ਚੱਪਲਾਂ 


ਬ੍ਯਾਘੂ _ਕੇਤੁ _ਸੁਨਿਯਤ ਇਕ _ਰਾਜਾ। _ਜਿਹ _ਸਮ _ਦੁਤਿਯ ਨ _ਬਿਧਨਾ ਸਾਜਾ। 


ਬ੍ਯਾਘੂੁਵਤੀ ਨਗਰ _ਤਿਹ ਸੋਹੈ। _ਇੰਦ੍ਰਾਵਤੀ ਨਗਰ _ਕੋ_ਮੋਹੈ। _੧। 
ਸੀ ਅਬਦਾਲ ਮਤੀ ਤ੍ਰਿਯ ਤਾ ਕੀ। ਨਰੀ ਨਾਗਨੀ ਤੁਲਿ ਨ ਵਾ ਕੀ। 


ਚ 


ਤਹ ਇਕ ਹੁਤੋ ਸਾਹੁ ਸੁਤ ਆਛੋ। ਜਨੁ _ਅਲਿ _ਪਨਚ _ਕਾਛ ਤਨ ਕਾਛੋ। ੨। 


ਚਰਿਤ੍ਰ ਪਾਖਿਆਨ ੫੨੩ 


ਤਦ ਤਕ ਉਥੇ ਰਾਜਾ ਆ ਗਿਆ ਅਤੇ ਨਾਰੀ ਨੂੰ ਪੁਰਸ਼ ਭੇਸ 
ਗੁੱਸੇ ਹੋਇਆ। ਜੋ ਗੱਲਾਂ ਮੈਨੂੰ ਪ੍ਰੇਮਿਕਾ ਨੇ _ਦਸੀਆਂ ਸਨ, _ਉਹ ਅੱਖਾਂ 
ਲਈਆਂ _ਹਨ।੮। 

ਕ੍ਰਿਪਾਨ ਕਢ ਕੇ ਉਸ ਨੂੰ ਮਾਰਨ ਲਈ ਅਗੇ ਵਧਿਆ, ਪਰ ਰਾਣੀ 
ਪਕੜ ਲਿਆ (ਅਤੇ ਕਿਹਾ--) ਤੇਰੀ ਹੀ ਇਸਤਰੀ ਨੇ ਉਸ ਆਦਮੀ ਦਾ 
ਹੋਇਆ ਹੈ। ਹੇ ਮੂਰਖ! ਤੂੰ ਇਸ ਨੂੰ ਯਾਰ ਸਮਝਿਆ ਹੈ।੯। 


ਘ ਗਰ 
੨ਊ 


ਰਾਜੇ! ਮੇਰੀ ਗੱਲ _ਸੁਣੋ।੧0। 
ਇਸ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਹੈ। ਉਸ ਦਾ ਨਾਂ ਚੰਦੂ ਚੂੜ _ਓਝਾ _ਹੈ। 
ਪਹਿਲਾਂ ਉਸ ਨੂੰ ਪੁਛ ਕੇ ਬ੍ਰਹਮ ਦੰਡ _ਭਰੋ। _ਤਦ ਆਪਣਾ ਮੁਖ _ਸਾਨੂੰ _ਵਿਖਾਓ।੧੧। 
ਜਦ ਰਾਜਾ _ਉਸ ਪਾਸੇ ਵਲ ਚਲਾ _ਗਿਆ। ਤਦ ਰਾਣੀ ਨੇ ਬ੍ਰਾਹਮਣ ਦਾ ਭੇਸ ਬਣਾ 
ਲਿਆ। ਉਸ ਨੇ ਆਪਣਾ ਨਾਂ ਚੰਦੂ _ਚੂੜ ਰਖ _ਲਿਆ ਅਤੇ ਰਾਜੇ ਦੇ ਘਰ ਪਹੁੰਚ ਗਈ।੧੨। 


੮. 


ਰਾਜਾ ਉਸ ਦਾ ਨਾਮ ਸੁਣ ਕੇ ਪੁਸੰਨ ਹੋ ਗਿਆ ਅਤੇ ਉਸ ਨੂੰ ਚੰਦੂ _ਚੂੜ ਸਮਝਣ 
ਲਗਾ। ਜਿਸ ਲਈ ਮੈਂ ਪਰਦੇਸ ਜਾਣਾ ਸੀ, ਚੰਗਾ ਹੋਇਆ ਉਹ ਸਾਡੇ ਦੇਸ ਆ ਗਿਆ।੧੩। 
ਜਦ ਰਾਜੇ ਨੇ ਉਸ ਨੂੰ ਜਾ ਕੇ ਪੁਛਿਆ, ਤਾਂ ਬ੍ਰਾਹਮਣ ਬਣੀ ਇਸਤਰੀ ਨੇ ਇਹ ਗੱਲ 
ਦਸੀ! ਜੋ ਨਿਰਦੋਸ਼ ਉਤੇ ਦੋਸ਼ _ਮੜ੍ਹਦਾ ਹੈ, _ਉਹ _ਜਮ-ਪੁਰੀ ਵਿਚ _ਬਹੁਤ _ਦੁਖ ਪਾਉਂਦਾ 


ਉਸ ਨੂੰ ਉਥੇ ਥੰਮ ਨਾਲ ਬੈਨ੍ਹਿਆਂ ਜਾਂਦਾ ਹੈ ਅਤੇ ਉਸ ਦੇ ਸ਼ਰੀਰ ਉਤੇ _ਤਪਦਾ ਤੇਲ 
ਪਾਇਆ ਜਾਂਦਾ ਹੈ। _ਛੁਰੀਆਂ ਨਾਲ ਉਸ _ਦਾ ਮਾਸ ਕਟ ਦਿੱਤਾ ਜਾਂਦਾ ਹੈ ਅਤੇ ਨਰਕ ਕੁੰਡ 
ਵਿਚ ਸੁਟ ਦਿੱਤਾ ਜਾਂਦਾ _ਹੈ।੧੫। 

(ਇਸ ਲਈ) ਹੇ ਰਾਜਨ! ਗਾਂ ਦਾ ਗੋਬਰ (ਪਾਥੀਆਂ) ਮੰਗਵਾ ਲਵੋ ਅਤੇ 
ਚਿੱਤਾ ਬਣਾਓ। ਉਸ ਵਿਚ ਬੈਠ ਕੇ ਜੇ ਕੋਈ ਸੜਦਾ ਹੈ, ਤਾਂ ਉਸ ਨੂੰ ਜਮ 
ਟੰਗਿਆ ਨਹੀ” ਜਾਂਦਾ।੧੬। 


ਉਸ ਦੀ 
ਪੁਰੀ ਵਿਚ 


ਬਾਹਮਣ ਬਣੀ ਇਸਤਰੀ ਦੇ ਬਚਨ ਸੁਣ ਕੇ ਰਾਜੇ ਨੇ ਗੋਬਰ (ਦੀਆਂ ਪਾਥੀਆਂ) 
ਮੰਗਵਾ ਲਈਆਂ ਅਤੇ ਉਸ ਵਿਚ ਆਪ ਬੈਠ ਕੇ ਸੜ _ਗਿਆ। ਪਰ ਇਸਤਰੀ ਦੇ ਚਰਿਤ੍ਰ ਨੂੰ 
ਸਮਝ ਨ __ਸਕਿਆ।੧੭। 

/ਏਥੇਂ ਨੰ ਗਰੈਤ੍ਰੰਪ/ਮਆਨ ਦੇ ਤੁਆ ਗਾਰੇਤਰ ਦੇ ੭ ਭੂਪ ਸੰਭਾਦ ਦੇ ੩੬੯ਵ' ਗਰੇਤੂ ਦੀ ਸਤ 

ਭਾ ਲਭ _ਹੈ/ _=੬੯/ ੬੭76 ਜ਼ਲਦਾ/ 

ਚੱਪਣਾ 

ਬ੍ਯਾਘੂ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਉਸ ਵਰਗਾ ਵਿਧਾਤਾ ਨੇ ਦੂਜਾ ਨਹੀਂ 
ਸਾਜਿਆ ਸੀ। ਉਥੇ ਬ੍ਯਾਘੁਵਤੀ ਨਾਂ ਦਾ ਨਗਰ ਵਸਦਾ ਸੀ ਜੋ ਇੰਦਰਪੁਰੀ ਨੂੰ ਵੀ ਮੋਹੰਦਾ ਸੀ।੧। 

ਉਸ ਦੀ ਪਤਨੀ ਅਬਦਾਲ ਮਤੀ ਸੀ ਜਿਸ ਦੇ ਬਰਾਬਰ _ਕੋਈ ਮਨੁੱਖ ਜਾਂ ਨਾਗ 
ਇਸਤਰੀ ਨਹੀਂ _ਸੀ। ਉਥੇ ਇਕ ਸ਼ਾਹ ਦਾ ਸੁੰਦਰ ਪੁੱਤਰ ਸੀ। (ਇੰਜ ਪੁਤੀਤ ਹੁੰਦਾ ਸੀ) ਮਾਨੋ 
ਭੌਰਿਆਂ ਦੇ ਚਿਲੇ ਵਾਲਾ (ਕਾਮ ਦੇਵ) ਹੀ _ਸਜਿਆ ਹੋਇਆ ਹੋਵੇ।੨। 


੫੨੪ 


ਰੂ 
ਜੋ ਇਸਤ੍ਰੀ ਤਾ ਕੋ ਛਿਨ ਰੂਪ ਨਿਹਾਰਈ। 
ਹੋ ਲੋਕ ਲਾਜ ਕੁਲਿ _ਕਾਨਿ ਸਭੈ ਤਜਿ ਡਾਰਈ। ੩। 
ਦੱਪਲ? 
ਏਕ ਸਖੀ ਤਾ ਕੌ ਲਖਿ ਪਾਈ। ਬੈਠਿ ਸਖਿਨ ਮਹਿ ਬਾਤ ਚਲਾਈ। 
ਜਸ ਸੁੰਦਰ ਇਕ ਇਹ ਪੁਰ ਮਾਹੀ। ਤੈਸੋ ਚੰਦੂ ਸੂਰ ਭੀ ਨਾਹੀ। ੪। 


ਸੁਨਿ ਬਤਿਯਾ ਰਾਨੀ ਜਿਯ ਰਾਖੀ। _ਔਰ ਨਾਰਿ ਸੌ ਪੁਗਟ ਨ ਭਾਖੀ। 
ਜੋ ਸਹਚਰਿ ਤਾ ਕੌ ਲਖਿ ਆਈ। ਰੈਨਿ ਭਈ ਤਬ ਵਹੈ ਬੁਲਾਈ। ੫। 


ਅਧਿਕ ਦਰਬੁ ਤਾ ਕੌ ਦੈ ਰਾਨੀ। ਪੂਛੀ ਤਾਹਿ ਦੀਨ ਹ੍ਹੈ ਬਾਨੀ। 
ਸੁ ਕਹੁ ਕਹਾ ਮੁਹਿ ਜੁ ਤੈ ਨਿਹਾਰਾ। ਕਿਯਾ ਚਾਹਤ ਤਿਹ ਦਰਸ _ਅਪਾਰਾ। ੬। 


ਤਬ ਚੇਰੀ ਇਮਿ ਬਚਨ ਉਚਾਰੋਂ। ਸੁਨੁ ਰਾਨੀ ਜੂ ਕਹਾ _ਹਮਾਰੋ। 
ਸੀ ਜਸ ਤਿਲਕ ਰਾਇ ਤਿਹ ਜਾਨੋ। ਸਾਹ ਪੂਤ ਤਾ ਕਹ ਪਹਿਚਾਨੋ। _੭। 
ਜੁ ਤੁਮ ਕਹੋ ਤਿਹ ਤੁਮੈ ਮਿਲਾਊ। ਮਦਨ ਤਾਪ ਸਭ _ਤੋਰ ਮਿਟਾਊ। 


ਸੁਨਤ ਬਚਨ ਰਾਨੀ ਪਗ _ਪਰੀ। ਪੁਨਿ ਤਾ ਸੋ ਬਿਨਤੀ ਇਮਿ ਕਰੀ। ੮। 


ਜੇ ਤਾ ਕੋ ਤੈ ਮੁਝੈ ਮਿਲਾਵੈ। ਜੋ ਧਨ ਮੁਖ ਮਾਗੈ ਸੋ_ਪਾਵੈ। 
ਤਹ ਸਖੀ ਗਈ ਬਾਰ ਨਹਿ ਲਾਗੀ। ਆਨਿ ਦਿਯੋ ਤਾ ਕੋ ਬਡਭਾਗੀ। ੯। 


ਲਪਟਿ _ਲਪਟਿ ਆਸਨ ਵੇ ਲੇਹੀ। ਆਪੁ ਬੀਚਿ ਸੁਖੁ ਬਹੁ ਬਿਧਿ ਦੇਹੀ। 
ਚੁੰਬਨ ਕਰਤ _ਨਖਨ ਕੇ _ਘਾਤਾ। ਰੈਨਿ ਥਿਤੀ ਆਯੋ ਹੈ ਪ੍ਰਾਤਾ। ੧੨। 


ਰਾਨੀ ਗਈ ਪ੍ਰਾਤ ਪਤਿ _ਪਾਸ। ਲਗੀ ਰਹੀ ਜਾ ਕੀ ਜਿਯ ਆਸ। 
ਅਥਵਤ _ਦਿਨਨ ਹੋਤ ਅੰਧਯਾਰੋ। _ਬਹੁਰਿ _ਭਜੈ _ਮੁਹਿ _ਆਨਿ ਪ੍ਯਾਰੋ। _੧੩। 


ਚਰਿਤ੍ਰ ਪਾਖਿਆਨ ੫੨੫ 


੭/#=ਲ 


ਉਸ ਦਾ ਨਾਂ ਜਸ ਤਿਲਕ ਸਿੰਘ ਪਛਾਣਨਾ ਚਾਹੀਦਾ ਹੈ। ਉਸ ਨੂੰ ਰੂਪਵਾਨ, _ਧਨਵਾਨ 


ਅਤੇ ਚਤੁਰ ਸਮਝਣਾ ਚਾਹੀਦਾ ਹੈ। ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੀ ਵੇਖ ਲੈਂਦੀ, 
ਤਾਂ ਉਹ ਲੋਕ ਲਾਜ ਅਤੇ ਕੁਲ _ਦੀ ਮਰਯਾਦਾ ਤੁਰਤ ਛਡ _ਦਿੰਦੀ।੩। 


ਚੱਪਣਾ 

ਇਕ ਸਖੀ ਨੇ ਉਸ ਨੂੰ ਵੇਖਿਆ ਅਤੇ (ਹੋਰਨਾਂ) ਸਖੀਆਂ ਵਿਚ ਬੈਠ ਕੇ ਗੱਲ ਤੋਰੀ ਕਿ 
ਇਸ ਨਗਰ _ਵਿਚ _ਇਕ ਅਜਿਹਾ ਸੁੰਦਰ (ਵਿਅਕਤੀ) ਹੈ ਜਿਸ ਵਰਗਾ _ਚੰਦੂਮਾ ਅਤੇ _ਸੂਰਜ 
ਵੀ ਨਹੀਂ _ਹੈ।੪। 

ਰਾਣੀ ਨੇ (ਇਹ) ਗੱਲ ਸੁਣ ਕੇ ਮਨ 
ਜ਼ਾਹਿਰ ਨ _ਕੀਤੀ। ਜਿਹੜੀ ਦਾਸੀ ਉਸ ਨੂੰ ਵੇਖ 
ਬੁਲਾਇਆ।੫। 

ਰਾਣੀ ਨੇ ਉਸ ਨੂੰ ਬਹੁਤ ਧਨ ਦੇ 
ਤੂੰ ਵੇਖਿਆ ਹੈ, ਉਸ ਬਾਰੇ _ ਮੈਨੂੰ ਦਸ ਉਹ _ਕਿਥੇ 
ਚਾਹੁੰਦੀ ਹਾਂ।੬। 

ਤਦ ਦਾਸੀ ਨੇ ਇਸ ਤਰ੍ਹਾਂ ਗੱਲ _ਕੀਤੀ। ਹੇ ਰਾਣੀ 
ਦਾ ਨਾਂ ਜਸ ਤਿਲਕ ਰਾਇ ਸਮਝ ਲਵੋ। ਉਸ ਨੂੰ ਸ਼ਾਹ 


ਅਤੇ ਹੋਰਾਂ ਇਸਤਰੀਆਂ ਪੂਤਿ 


ਵਿਚ ਰਖੀ 
ਕੇ ਆਈ ਸੀ। ਰਾਤ ਹੋਈ, ਤਦ ਉਸ ਨੂੰ 


ਸ਼ ੨ 


ਤਰ੍ਹਾਂ ਬੇਨਤੀ _ਕੀਤੀ।੮। 


ਮਿਲਾਇਆ।੯। 
ਦੰਹਾਰਾ 
ਰਾਣੀ ਨੇ ਉਸ ਨੂੰ ਪ੍ਰਾਪਤ ਕਰ ਕੇ ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ। ਰਾਣੀ 


ਲਿਵ 


ਨੇ ਰਾਜੇ ਦੀ ਅੱਖ ਬਚਾ ਕੇ ਉਸ ਨੂੰ ਗਲੇ ਨਾਲ ਲਗਾ _ਲਿਆ।੧0। 


ਜੱਪਣਾ 

ਦੋਵੇਂ ਧਨੀ ਅਤੇ _ਜੋਬਨਵਾਨ ਸਨ ਅਤੇ _ਕਾਮ-ਕ੍ਰੀੜਾ ਕਰ ਕੇ ਪ੍ਰਸੰਨ ਹੁੰਦੇ ਸਨ। ਇਕ 
ਉਹ ਕਾਮੀ _ਸਨ ਅਤੇ (ਦੂਜੇ) ਸ਼ਰਾਬ ਪੀ ਰਖੀ _ਸੀ। ਸਾਰੀ _ਰਾਤ _ਕਾਮ-ਕੇਲਿ ਕਰਦਿਆਂ 
ਬਿਤਾ _ਦਿੱਤੀ।੧੧। 

ਉਹ _ਲਿਪਟ _ਲਿਪਟ _ਕੇ ਆਸਣ ਲੈਂਦੇ ਅਤੇ ਆਪਸ ਵਿਚ ਬਹੁਤ ਤਰ੍ਹਾਂ ਦੇ ਸੁਖ 
ਦਿੰਦੇ। ਚੁੰਬਨ ਲੈਂਦੇ ਅਤੇ ਨਹੁੰਆਂ ਦੇ ਨਿਸ਼ਾਣ ਲਗਾਉਂਦੇ। ਇਸ ਤਰ੍ਹਾਂ ਰਾਤ ਬੀਤ ਗਈ ਅਤੇ 
ਦਿਨ ਚੜ੍ਹ __ਆਇਆ।੧੨। 

ਰਾਣੀ ਸਵੇਰੇ ਪਤੀ ਕੋਲ ਗਈ, ਪਰ ਉਸ ਦੇ ਮਨ ਵਿਚ ਉਸ (ਯਾਰ) ਦੀ ਆਸ 
ਲਗੀ _ਰਹੀ। (ਮਨ ਵਿਚ ਸੋਚਦੀ ਰਹੀ) ਕਿ ਕਿਸ ਵੇਲੇ ਦਿਨ ਮੁਕੇਗਾ ਅਤੇ ਹਨੇਰਾ ਹੋਵੇਗਾ 
ਅਤੇ ਫਿਰ ਮੈਨੂੰ ਪਿਆਰਾ ਆ ਕੇ ਸੈਯੋਗ ਸੁਖ _ਦੇਵੇਗਾ।੧੩। 


੫੨੬ 


ਸੀ _ਦਸਮ-ਗ੍ੰਥ _ਸਾਹਿਬ 


ਜੋ ਰਹਿ ਹੋ ਰਾਜਾ ਕੈ ਪਾਸ। ਮੋਹਿ ਰਾਖਿ ਹੈ ਬਿਰਧ ਨਿਰਾਸ। 

ਸੰਗ ਕਹਾ ਯਾ ਕੇ ਸ੍ਰੈ ਲੈ ਹੋ। ਮਿਤ੍ਰ ਭੋਗ ਭੋਗਨ ਤੇ ਜੈ ਹੋ। ੧੪। 
ਕਿਹ ਛਲ ਸੇਜ ਸਜਨ ਕੀ ਜਾਊ। _ਨਖ _ਘਾਤਨ _ਕਿਹ _ਭਾਤਿ ਛਪਾਊ। 
ਬਿਰਧ ਭੂਪ ਤਨ ਸੋਤ ਨ ਜੈਯੈ। ਐਸੋ ਕਵਨ _ਚਰਿਤੂ ਦਿਥੈਯੈ। ੧੫। 


ਜਾਇ ਕਹੀ ਨ੍ਰਿਪ ਸੰਗ ਅਸ ਗਾਥਾ। _ਬਾਤ ਸੁਨਹੁ ਹਮਰੀ ਤੁਮ ਨਾਥਾ। 
ਹਿਯੈ ਬਿਲਾਰਿ ਮੋਰ ਨਖ _ਲਾਏ। ਕਾਢਿ ਭੂਪ ਕੌ ਪ੍ਰਗਟ _ਦਿਖਾਏ। _੧੬। 


੭%#ਤਲ 
ਸੁਨੁ ਰਾਜਾ ਸੈ ਆਜੁ ਨ ਤੁਮ ਸੰਗ ਸੋਇ ਹੋ। 
ਨਿਜੁ ਪਲਕਾ ਪਰ ਪਰੀ ਸਕਲ ਨਿਸੁ ਖੋਇ ਹੋ। 
ਇਹਾ _ਬਿਲਾਰਿ ਮੋਹਿ ਨਖ _ਘਾਤ _ਲਗਾਤ _ਹੈ। 
ਹੋ_ਤੁਹਿ ਮੂਰਖ ਰਾਜਾ ਤੇ ਕਛੁ ਨ _ਬਸਾਤ ਹੈ। ੧੭। 
ਇਹ ਛਲ ਤਜਿ ਸ੍ਰੈਬੋ ਨ੍ਰਿਪ _ਪਾਸਾ। 
ਕਿਯਾ ਮਿਤ੍ਰ ਸੌ ਕਾਮ _ਬਿਲਾਸਾ। 
ਘਾਤ _ਨਖਨ _ਕੀ ਨਾਹ _ਦਿਖਾਈ। 
ਬਿਰਧ ਮੂੜ ਨ੍ਰਿਪ ਬਾਤ ਨ _ਪਾਈ। ੧੮। ੧। 


/ਏਤਾ ਡੀ ਗਾਹਤ੍ਹ ਪਲੂਯਾਨੋ ਯਾ ਗਾਹੇੜ੍ਹੇ ਨੰ ਭੂਪ ਸੰਝਾਏੇ ਤੀਨ ਸੋਂ ਸਤਰ ਲਾਠਤੂ ਸਨਆਖਤਮਆ 


ਗਤ ਨਭ# ਸਤ? _੨੭6/ ੬੭੧੮/ ਅਠਹੰ/ 
ਚੱਪਾਣ? 
ਅਛਲ ਸੈਨ ਇਕ ਭੂਪ _ਭਨਿਜੈ। ਚੰਦੂ ਸੂਰ ਪਟਤਰ ਤਿਹ ਦਿਜੈ। 
ਕੰਚਨ ਦੇ ਤਾ ਕੇ ਘਰ ਨਾਰੀ। ਆਪੁ ਹਾਥ ਲੈ ਈਸ ਸਵਾਰੀ। ੧। 


ਕੰਚਨ ਪੁਰ _ਕੋ ਰਾਜ _ਕਮਾਵੈ। _ਸੂਰਬੀਰ ਬਲਵਾਨ _ਕਹਾਵੈ। 
ਅਰਿ ਅਨੇਕ ਜੀਤੇ ਬਹੁ _ਭਾਤਾ। ਤੇਜ ਤੁਸਤ ਜਾ ਕੇ ਪੁਰ _ਸਾਤਾ। ੨। 


ਤਹਾ ਪ੍ਰਭਾਕਰ ਸੈਨਿਕ _ਸਾਹ। _ਨਿਰਖ _ਲਜਤ ਜਾ ਕੋ ਮੁਖ ਮਾਹ। 
ਜਬ ਰਾਨੀ ਤਾ ਕਹ ਲਖਿ ਪਾਯੋ। ਇਹੈ ਚਿਤ ਭੀਤਰ ਠਹਰਾਯੋ। _੩। 


ਯਾ ਕਹ ਜਤਨ ਕਵਨ ਕਰਿ _ਪਇਯੈ। ਕਵਨ _ਸਹਚਰੀ _ਪਠੈ _ਮੌਗਇਯੈ। 
ਭਜੈ ਬਿਨੁ ਧਾਮ ਨ ਜੈਹੌ। ਜਿਹ ਤਿਹ ਭਾਤਿ ਯਾਹਿ ਬਸਿ ਕੈਹੌ। ੪। 


ਚਰਿਤ੍ਰ ਪਾਖਿਆਨ ੫੨੭ 


ਜੇ ਮੈਂ ਰਾਜੇ ਕੋਲ ਰਹਿੰਦੀ ਹਾਂ ਤਾਂ ਇਹ ਬਿਰਧ ਮੈਨੂੰ ਨਿਰਾਸ਼ ਹੀ ਰਖੇਗਾ। ਇਸ ਦੇ 
ਨਾਲ ਸੌਂ _ਕੇ ਮੈਂ ਕੀ ਪ੍ਰਾਪਤ ਕਰਾਂਗੀ ਅਤੇ ਮਿਤਰ ਨਾਲ ਭੋਗ ਬਿਲਾਸ ਕਰਨੋਂ ਵੀ _ਜਾਵਾਂਗੀ।੧੪। 
ਕਿਹੜੇ ਛਲ _ਨਾਲ ਸਜਨ _ਦੀ ਸੇਜ ਉਤੇ ਜਾਵਾਂ ਅਤੇ ਨਹੁੰਆਂ ਦੇ ਚਿੰਨ੍ਹਾਂ ਨੂੰ ਕਿਵੇਂ 


ਲੁਕਾਵਾਂ। ਕੋਈ ਅਜਿਹਾ ਚਰਿਤ੍ਰ ਖੇਡਾਂ ਕਿ _ਬਿਰਧ ਰਾਜੇ ਨਾਲ ਸੌਣਾ ਨ _ਪਵੇ।੧੫। 
ਰਾਜੇ ਕੋਲ ਜਾ ਕੇ ਇਸ ਤਰ੍ਹਾਂ ਗਾਥਾ _ਕਹੀ--ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ। ਇਕ 
ਬਿਲੇ ਨੇ ਮੇਰੀ ਛਾਤੀ ਉਤੇ ਨਹੁੰ ਮਾਰੇ ਹਨ ਅਤੇ ਬਾਹਰ ਕਰ ਕੇ ਰਾਜੇ ਨੂੰ ਵਿਖਾ ਦਿੱਤੇ।੧੬। 


੭/#ਤ=ਲ 


(ਫਿਰ ਕਹਿਣ _ਲਗੀ--) ਹੇ ਰਾਜਨ! ਮੈਂ ਅਜ ਤੁਹਾਡੇ ਨਾਲ ਨਹੀਂ _ਸੌਂਵਾਗੀ ਅਤੇ 
ਆਪਣੇ ਪਲੰਘ ਉਤੇ ਪਈ ਪਈ ਸਾਰੀ ਰਾਤ _ਬਿਤਾਵਾਂਗੀ। ਇਥੇ _ਬਿਲਾ ਮੈਨੂੰ ਨਹੁੰ ਮਾਰਦਾ ਹੈ 
ਅਤੇ ਹੇ ਮੂਰਖ ਰਾਜੇ! ਤੇਰੇ ਵਸ ਦੀ ਕੋਈ ਗੱਲ ਨਹੀਂ _ਹੈ।੧੭। 


ਇਸ ਛਲ ਨਾਲ ਉਸ ਨੇ ਰਾਜੇ ਕੋਲ ਸੌਣਾ ਛਡ ਦਿੱਤਾ ਅਤੇ (ਆਪਣੇ) ਮਿਤਰ _ਨਾਲ 
ਕਾਮ ਬਿਲਾਸ _ਕੀਤਾ। ਨਹੁੰਆਂ ਦੇ ਨਿਸ਼ਾਣ ਰਾਜੇ ਨੂੰ _ਵਿਖਾਏ। ਪਰ _ਬਿਰਧ _ਰਾਜਾ ਗੱਲ ਨੂੰ 
ਸਮਝ _ਨ _ਸਕਿਆ।੧੮। 


ਏਥੇ ਗੰ ਗੰਰੇਤੁੰਪ/ਸਆਨ ਦੇ ਤਆ ਗਰੇਤ ਦੇ ਮੰਤ ਭੂਪ ਸਲਾਦ ਦੇ ੩੭੭ਵੇ' ਗਾੰਰੇਤੂ ਦੀ ਸਮ੫ਤ£ 
ਨਭ ਲਭ _ਹੰ/ _2੭6/ ੬੭5੮/ ਚਲਦਾ/ 
ਜੱਪਣਾ 

ਅਛਲ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਉਸ ਦੀ ਉਪਮਾ ਚੰਦੂਮਾ ਅਤੇ ਸੂਰਜ 
ਨਾਲ ਦਿੱਤੀ ਜਾਂਦੀ ਸੀ। _ਕੰਚਨ ਦੇ (ਦੇਈ) ਉਸ ਦੇ ਘਰ ਇਸਤਰੀ ਸੀ। (ਉਸ ਨੂੰ 
ਪ੍ਰਭੂ _ਨੇ ਆਪਣੇ _ਹੱਥਾਂ _ਨਾਲ _ਬਣਾਇਆ ਹੋਵੇ।੧। 

(ਉਹ) ਕੰਚਨ ਪੁਰ _ਵਿਚ ਰਾਜ _ਕਰਦਾ ਸੀ ਅਤੇ ਬਹੁਤ _ਸ਼ੂਰਵੀਰ ਅਤੇ _ਬਲਵਾਨ 
ਅਖਵਾਉਂਦਾ _ਸੀ। (ਉਸ ਨੇ) ਬਹੁਤ ਢੰਗਾਂ ਨਾਲ ਅਨੇਕ ਵੈਰੀ ਜਿਤੇ ਹੋਏ ਸਨ। ਉਸ ਦੇ 
ਤੇਜ ਤੋਂ ਸੌਤੇ _ਪੁਰੀਆਂ _ਡਰਦੀਆਂ _ਸਨ।੨। 

ਉਥੇ ਪ੍ਰਭਾਕਰ ਸੈਨ ਨਾਂ ਦਾ ਇਕ ਸ਼ਾਹ ਹੁੰਦਾ ਸੀ ਜਿਸ ਨੂੰ ਵੇਖ ਕੇ ਚੰਦੂਮਾ _('ਮਾਹ”) 
ਦਾ ਮੁਖ ਲਜਿਤ ਹੁੰਦਾ ਸੀ। ਜਦੋਂ ਰਾਣੀ ਨੇ ਉਸ ਨੂੰ ਵੇਖ ਲਿਆ, ਤਾਂ (ਆਪਣੇ) ਮਨ ਵਿਚ 
ਇਹ ਵਿਚਾਰ ਬਣਾਇਆ।੩। 
ਨੂੰ ਕਿਹੜੇ ਯਤਨ ਨਾਲ ਪ੍ਰਾਪਤ ਕੀਤਾ ਜਾਵੇ ਅਤੇ ਕਿਹੜੀ ਦਾਸੀ ਨੂੰ ਭੇਜ ਕੇ 
ਜਾਏ। ਇਸ ਨਾਲ _ਸੌਯੋਗ ਪ੍ਰਾਪਤ _ਕੀਤੇ _ਬਿਨਾ _ਘਰ ਨਹੀਂ ਜਾਵਾਂਗੀ _ਅਤੇ 
ਇਸ ਨੂੰ ਵਸ ਵਿਚ ਕਰਾਂਗੀ।੪। 
ਇਕ _ਕਨਕ ਪਿੰਜਰੀ ਨਾਂ ਦੀ ਪਰੀ ਹੁੰਦੀ ਸੀ। ਉਹ _ਮਰਮ ਕੇਤੁ ਰਾਣੀ ਦੇ ਵਸ 
ਉਸ (ਰਾਣੀ) ਨੇ ਬੀਰ (ਬਵੰਜਾਂ ਵਿਚੋਂ ਇਕ) ਦੀ ਅਰਾਧਨਾ ਕਰ ਕੇ ਉਸ (ਪਰੀ) 
ਅਤੇ ਮੌਜੇ ਸਹਿਤ ਉਸ ਨੂੰ ਚੁਕਵਾ ਲਿਆਈ।੫। 
ਨਾਲ ਕਾਮ-ਲੀਲ੍ਹਾ ਕੀਤੀ, ਤਾਂ ਦੋ ਪ੍ਰਾਣਾਂ ਤੋਂ ਇਕ ਪ੍ਰਾਣ ਹੋ _ਗਈ (ਅਰਥਾਤ[ 
ਤਰ੍ਹਾਂ ਸਮਾ ਗਈ)। (ਉਸ ਨੇ) ਆਪਣੇ ਪਤੀ ਨਾਲ ਪਿਆਰ _ਕਰਨਾ ਛਡ 
(ਸ਼ਾਹ) ਨਾਲ ਚਾਰ ਗੁਣਾਂ (ਪ੍ਰੋਮ) ਵਧਾ _ਲਿਆ।੬। 


ਘ 


੫੨੮ 


ਸੀ _ਦਸਮ-ਗ੍ੂੰਥ _ਸਾਹਿਬ 


ਜਾਇ ਰਾਵ ਸੌ ਬਾਤ ਜਨਾਈ। _ਮੋਰੋ ਸਾਹ ਪੂਰਬਲੋ _ਭਾਈ। 
ਹਮ ਕੋ ਸਰਾਪ ਏਕ ਰਿਖ ਦਿਯਾ। ਤਾ ਤੇ ਜਨਮ ਦੁਹੂੰ _ਹ੍ਯਾ _ਲਿਯਾ। _੭। 


ਪੁਨਿ ਹਮ ਸੋ ਰਿਖਿ ਐਸ ਉਚਾਰਾ। ਹੂ ਹੈ ਬਹੁਰਿ ਉਧਾਰ ਤੁਹਾਰਾ। 
ਮਾਤ ਲੋਕ ਬਹੁ ਬਰਿਸ ਬਿਤੈ ਹੋ। ਬ਼ਹੁਰੌ ਦੋਊ ਸੂਰਗ ਮਹਿ ਐ ਹੋ। ੮। 


ਹਮ ਤੁਮਰੋ ਘਰ ਬਸ ਸੁਖੁ ਪਾਯੋ। ਅਬ ਰਿਖਿ ਸ੍ਰਾਪ ਅਵਧਿ ਹ੍ਹੈ _ਆਯੋ। 
ਏ ਬਚ ਭਾਖਿ ਨ੍ਰਿਪਹਿ ਘਰ ਆਈ। ਸਾਹ ਪਰੀ ਜੁਤ ਲਿਯਾ ਬੁਲਾਈ। ੯। 


ਚੱਪਲਾਂ 


ਗਈ ਇਹ ਗਈ ਧੁੰਨਿ ਤੁਮ ਕਰਿਯਹੁ। ਭੂਪ ਸੁਨਤ ਨਭ ਬਿਖੈ _ਉਚਰਿਯਹੁ। 


ਜਬ ਤਿਨ ਬਾਤ ਭੇਦ ਕੀ ਜਾਨੀ। _ਭਲਾ _ਕਹੌਗੀ ਪਰੀ __ਬਖਾਨੀ। _੧0। 


ਸਾਹ ਸਹਿਤ ਭੂਪਤਿ ਪਹਿ ਜਾਇ। ਕਹੀ ਜਾਤ ਹੈ ਰਾਨੀ ਰਾਇ। 
ਇਹ ਬਿਧਿ ਭਾਖਿ ਲੋਪ ਹੂੈ ਗਈ। ਗਈ ਗਈ _ਬਾਨੀ ਨਭ _ਭਈ। _੧੧। 


੭%7ਤਲ 
ਗਈ ਇਹ ਗਈ ਚਿਰ ਲੌ ਨਭ ਬਾਨੀ ਭਈ। 
ਪੂਜਾ ਸਹਿਤ ਤਿਨ ਭੂਪ _ਯਹੈ ਜਿਯ ਮੈ ਠਈ। 
ਰਾਨੀ ਸੁਰ ਪੁਰ ਗਈ ਭ੍ਰਾਤ ਕੋ ਸਾਥ ਲੈ। 
ਹੋ ਮੂਰਖ ਭੇਦ ਅਭੇਦ ਨ ਸਕਾ _ਬਿਚਾਰਿ ਕੈ। ੧੨। 
ਦੱਪਣ? 
ਮਿਲਿ _ਸਭਹਿਨ ਇਹ ਭਾਤਿ ਉਚਾਰੀ। ਗਈ _ਸਰਗ_ਨ੍ਰਿਪ ਨਾਰਿ _ਤੁਮਾਰੀ। 


ਤੁਮ ਚਿੰਤਾ ਚਿਤ ਮੈ ਨਹਿ ਕਰੋ। ਸੁੰਦਰ ਸੁਘਰ ਅਵਰ ਤ੍ਰਿਯ ਬਰੋ। ੧੩। ੧। 


/ਏਤਾ ਹੰ ਲਾਂਰਤਹਾ ੫ਖ੍ਹਯਾਨੇ /ਤੈਯਾ ਲਾਰਤ੍ਹੇ ਅੰਤਾਂ ਭੂਪ ਸੰਝਾਦੇ ਤੀਨ ਐਂ /ਏਕਹਤਾਨ ਲਾਰੇਤ੍ਹ ਸ਼ਮਮਤਨਆ 


ਡਾ ਨਭ# ਸਤ? ੨੭5 ੬੭੩5/ %ਫਲੂੰ/ 
ਦੱਖਣ? 
ਸੁਨੁ ਰਾਜਾ ਇਕ ਅਵਰ ਪ੍ਰਸੰਗਾ। ਜਿਹ ਬਿਧਿ _ਕਿਯਾ ਨਾਰਿ _ਨ੍ਰਿਪ ਸੰਗਾ। 
ਜਲਜ _ਸੈਨ ਇਕ ਭੂਮ _ਭਨਿਜੈ। ਸੁਛ਼ਬਿ ਮਤੀ ਤਿਹ ਨਾਰਿ _ਕਹਿਜੈ। _੧। 


ਸੁਛ਼ਬਿਵਤੀ ਤਿਹ ਨਗਰ _ਕਹੀਜਤ। _ਅਮਰ ਪੁਰੀ _ਪਟਤਰ ਤਿਹ _ਦੀਜਤ। 
ਰਾਜਾ _ਕੋ_ਤ੍ਰਿਯ ਹੁਤੀ ਨ ਪ੍ਯਾਰੀ। ਯਾ _ਤੇ ਰਾਨੀ ਰਹਤ ਦੁਖਾਰੀ। ੨। 


ਰਾਨੀ ਰੂਪ ਬੈਦ ਕੋ _ਠਾਨਿ। ਰਾਜਾ ਕੇ ਘਰ _ਕਿਯਾ _ਪਯਾਨ। 
ਕਹਾ ਅਸਾਧ _ਭਯਾ_ਹੈ _ਤੋਹਿ। ਬੋਲਿ ਚਕਿਤਸਾ ਕੀਜੈ ਮੋਹਿ। ੩। 


ਚਰਿਤ੍ਰ ਪਾਖਿਆਨ ੫੨੯ 


(ਇਕ ਦਿਨ) ਰਾਣੀ ਨੇ ਰਾਜੇ ਨੂੰ ਕਿਹਾ ਕਿ ਸ਼ਾਹ ਮੇਰੇ ਪਿਛਲੇ ਜਨਮ ਦਾ ਭਰਾ ਹੈ। 
ਸਾਨੂੰ ਇਕ ਰਿਸ਼ੀ ਨੇ ਸਰਾਪ ਦਿੱਤਾ ਸੀ, ਜਿਸ ਕਰ ਕੇ (ਅਸਾਂ) ਇਥੇ ਆ ਕੇ ਜਨਮ ਲਿਆ 
ਹੈ।੭। 

ਫਿਰ _ਰਿਖੀ ਨੇ ਸਾਨੂੰ ਇਸ ਤਰ੍ਹਾਂ _ਕਿਹਾ--ਤੁਸਾਂ ਦੋਹਾਂ ਦਾ ਫਿਰ ਉੱਧਾਰ _ਹੋਵੇਗਾ। 
(ਤੁਸੀਂ) ਮਾਤ ਲੋਕ ਵਿਚ ਬਹੁਤ ਸਾਲ _ਬਤੀਤ ਕਰੋਗੇ ਅਤੇ ਫਿਰ ਦੋਵੇਂ ਸਵਰਗ ਵਿਚ ਆ 
ਜਾਓਗੇ ।੮। 

ਮੈਂ ਤੁਹਾਡੇ ਘਰ ਵਸ ਕੇ (ਬਹੁਤ) ਸੁਖ ਪ੍ਰਾਪਤ ਕੀਤਾ ਹੈ, ਹੁਣ ਰਿਖੀ ਦੇ ਸਰਾਪ ਦੀ 
ਅਵਧੀ ਮੁਕਣ ਤੇ ਆਈ ਹੈ। ਇਹ ਗੱਲ ਕਹਿ ਕੇ ਰਾਜ-ਮਹੌਲ ਵਿਚ ਆ ਗਈ ਅਤੇ ਪਰੀ 
ਸਮੇਤ ਸ਼ਾਹ ਨੂੰ ਬੁਲਾ _ਲਿਆ।੯। 
ਚੱਪਣਾ 

(ਰਾਣੀ ਨੇ ਪਰੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ) ਆਕਾਸ਼ ਵਿਚ ਜਾ ਕੇ ਗਈ 
ਗਈ” ਦੀ ਧੁਨ (ਆਵਾਜ਼) ਕਰਨੀ, ਤਾਂ ਜੋ ਰਾਜਾ ਸੁਣ ਲਏ। ਜਦ ਪਰੀ ਨੇ ਭੇਦ ਦੀ ਗੱਲ 
ਸਮਝ _ਲਈ, ਤਾਂ ਪਰੀ ਨੇ ਕਿਹਾ ਕਿ ਚੰਗੀ ਤਰ੍ਹਾਂ ਨਾਲ (ਇਹੀ) _ਕਹਾਂਗੀ।੧0। 

ਸ਼ਾਹ ਸਮੇਤ ਰਾਣੀ ਨੇ ਰਾਜੇ ਪਾਸ ਜਾ ਕੇ ਕਿਹਾ--ਹੇ ਰਾਜਨ! ਰਾਣੀ ਜਾ ਰਹੀ ਹੈ। 
ਇਸ ਤਰ੍ਹਾਂ ਕਹਿ ਕੇ (ਰਾਣੀ) ਲੋਪ ਹੋ ਗਈ ਅਤੇ “ਗਈ ਗਈ” ਦੀ ਆਕਾਸ਼ ਬਾਣੀ ਹੋਈ।੧੧। 


੭/=ਲ 


“ਗਈ ਗਈ” _ਦੀ ਆਕਾਸ਼ ਬਾਣੀ ਚਿਰ ਤਕ ਹੋਈ ਅਤੇ ਪੂਜਾ ਸਮੇਤ ਰਾਜੇ ਨੇ ਮਨ 
ਵਿਚ ਇਹੀ ਸਮਝ ਲਿਆ ਕਿ ਰਾਣੀ ਭਰਾ ਨੂੰ ਨਾਲ ਲੈ ਕੇ ਸਵਰਗ ਵਿਚ _ਚਲੀ ਗਈ ਹੈ। 
(ਕੋਈ ਵੀ) ਮੂਰਖ ਭੇਦ ਅਭੇਦ ਨੂੰ ਨਹੀਂ ਵਿਚਾਰ _ਸਕਿਆ।੧੨। 
ਚੱਪਣਾ 

ਸਭ ਨੇ ਮਿਲ ਕੇ ਇਸ ਤਰ੍ਹਾਂ ਕਿਹਾ! ਹੇ ਰਾਜਨ! ਤੁਹਾਡੀ ਇਸਤਰੀ ਸਵਰਗ _ਵਿਚ 
ਚਲੀ ਗਈ _ਹੈ। ਤੁਸੀਂ ਆਪਣੇ ਚਿਤ ਵਿਚ ਚਿੰਤਾ ਨ _ਕਰੋਂ। ਕੋਈ ਹੋਰ ਸੁੰਦਰ ਸੁਘੜ 
ਇਸਤਰੀ ਨਾਲ ਵਿਆਹ _ਕਰ _ਲਵੋ।੧੩। 

ਏਥੋਂ ਗੰ ਗੰਰੇਤੁੰਪ/ਸਆਨ ਦੇ ਤਆ ਰੇਤ ਦੇ ਮੰਤ ਭੂਪ ਸੰਲਾਦ ਦੇ ਤ੭ਖਵੇ' ਗਾਰੇਤੂ ਦੀ ਸਮ੫ਤਨ 

ਅਠ ਲਭ ਹੈ? _੨੭5/ ੪੬੭੩੧/ ਚਲਦਾ? 
ਜੱਪਣਾ 

ਹੇ ਰਾਜਨ! ਇਕ ਹੋਰ ਪ੍ਰਸੰਗ (ਚਰਿਤ੍ਰ) ਸੁਣੋ ਜਿਸ ਤਰ੍ਹਾਂ ਕਿ ਇਕ ਇਸਤਰੀ ਨੇ ਰਾਜੇ 
ਨਾਲ ਕੀਤਾ ਸੀ। _ਜਲਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਉਸ ਦੀ ਰਾਣੀ ਦਾ ਨਾਂ 
ਸੁਛਬਿ _ਮਤੀ ਕਿਹਾ ਜਾਂਦਾ _ਸੀ।੧। 

ਉਸ ਦੇ ਨਗਰ ਦਾ ਨਾਂ ਸੁਛਬਿਵਤੀ ਕਿਹਾ ਜਾਂਦਾ ਸੀ। ਉਸ ਦੀ ਉਪਮਾ ਅਮਰ ਪੁਰੀ 
ਨਾਲ ਦਿੱਤੀ ਜਾਂਦੀ ਸੀ। ਰਾਜੇ ਨੂੰ ਰਾਣੀ ਨਾਲ ਪ੍ਰੇਮ ਨਹੀਂ ਸੀ, ਜਿਸ ਕਰ ਕੇ ਰਾਣੀ ਦੁਖੀ 
ਰਹਿੰਦੀ ਸੀ।੨। 

ਰਾਣੀ ਵੈਦ ਦਾ ਰੂਪ ਧਾਰ ਕੇ ਰਾਜੇ ਦੇ ਘਰ ਚਲੀ ਗਈ। (ਜਾ ਕੇ) ਕਿਹਾ ਤੁਹਾਨੂੰ 
ਅਸਾਧ (ਰੋਗ) ਹੋ ਗਿਆ ਹੈ। ਮੈਨੂੰ ਬੁਲਾ _ਕੇ (ਆਪਣਾ) ਇਲਾਜ _ਕਰਾਓ।੩। 


ਸੀ _ਦਸਮ-ਗ੍ੂੰਥ _ਸਾਹਿਬ ਚਰਿਤ੍ਰ ਪਾਖਿਆਨ ੫੩੧ 


ਧਾਵਤ _ਤੁਮੈ _ਪਸੀਨੋ _ਆਵਤ। ਰਵਿ ਦੇਖਤ ਦ੍ਰਿਗ ਧੁੰਧ _ਜਨਾਵਤ। 
ਰਾਜਾ ਬਾਤ _ਸਤ੍ਯ _ਕਰਿ ਮਾਨੀ। ਮੂੜ ਭੇਦ ਕੀ ਕ੍ਰਿਯਾ ਨ ਜਾਨੀ। ੪। 


ਤੁਹਾਨੂੰ ਤੇਜ਼ ਚਲਣ _ਨਾਲ ਪਸੀਨਾ ਆ ਜਾਂਦਾ ਹੈ ਅਤੇ ਸੂਰਜ _ਵਲ ਵੇਖਦਿਆਂ ਅੱਖਾਂ 
ਵਿਚ ਧੁੰਧਲਾਪਨ ਮਹਿਸੂਸ ਹੁੰਦਾ ਹੈ। ਰਾਜੇ ਨੇ ਉਸ ਦੀ ਗੱਲ ਸਚ ਮੌਨ ਲਈ ਅਤੇ ਮੂਰਖ 
ਨੇ ਭੇਦ ਦੀ ਕ੍ਰਿਆ ਨੂੰ ਨ ਸਮਝਿਆ।੪। 


ਮੂਰਖ ਰਾਜੇ ਨੇ ਭੇਦ ਨੂੰ ਨਹੀਂ ਸਮਝਿਆ। (ਉਸ ਵੈਦ ਬਣੀ) ਇਸਤਰੀ ਨੂੰ ਬੁਲਾ ਕੇ 
ਉਪਚਾਰ ਕਰਵਾਇਆ। _ਉਸ (ਇਸਤਰੀ) ਨੇ ਦਵਾਈ ਵਿਚ ਵਿਸ਼ ਪਾ ਦਿੱਤੀ ਅਤੇ ਛਿਣ ਭਰ 
ਵਿਚ ਰਾਜੇ ਨੂੰ ਮਾਰ _ਦਿੱਤਾ।੫। 

/ਏਥੇਂ ਸੰ ਗੰਰੇਤੰਪ/ਮਿਆਨ ਦੇ ਤੁ ਗਾਰੇੜੂ ਦੇ ਮੰਤ ਭੂਪ ਸਾਦ ਦੇ ੩੭੨ਵੇ' ਗਰੇਤ ਦੀ ਸ਼ਮਪਤਨ 


ਮੂਰਖ ਭੂਪ ਭੇਦ ਨਹਿ ਪਾਯੋ। ਤ੍ਰਿਯ ਤੇ ਬੋਲਿ ਉਪਾਇ ਕਰਾਯੋ। 
ਤਿਨ ਬਿਖ ਡਾਰਿ ਔਖਧੀ ਬੀਚਾ। ਛਿਨ ਮਹਿ ਕਰੀ ਭੂਪ ਕੀ ਮੀਚਾ। ੫। ੧। 


/ਏੱਤਾ ਹੀ ਗਾਨਤ ੫ਲ੍ਯਾਨੇ /ਤੇਯਾ ਗਾਰ ਅੰਤਾਂ ਭੂਪ ਅੰਝਾਦੇ ਤੀਨ ਸੌਂ ਲਹਤਰ ਲਾਰੈੜ੍ਹ ਸਮਤਆ 


ਗਤ ਨਭਨਆ' ਸ੍ਤ/ ੨੭੨/ ੬੭੩੬੭ #ਫਜ, / 


ਚੱਪਾਣ? 
ਸਹਿਰ _ਦੌਲਤਾਬਾਦ ਬਸਤ _ਜਹ। _ਬਿਕਟ ਸਿੰਘ ਇਕ ਭੂਪ ਹੁਤੋਂ _ਤਹ। 
ਭਾਨ ਮੌਜਰੀ ਤਾ ਕੀ ਦਾਰਾ। ਜਿਹ ਸਮ ਕਰੀ ਨ ਪੁਨਿ ਕਰਤਾਰਾ। ੧। 


ਭੀਮ ਸੈਨ ਇਕ ਤਹ ਥੋ _ਸਾਹਾ। ਪ੍ਰਗਟ ਭਯੋ ਜਨੁ ਦੂਸਰ ਮਾਹਾ। 
ਸੀ ਅਫਤਾਬ ਦੇਇ ਤਿਹ ਨਾਰੀ। ਕਨਕ _ਅਵਟਿ _ਸਾਂਚੇ ਜਨੁ _ਢਾਰੀ। ੨। 


ਤਿਨ ਮਨ ਮੈ ਇਹ ਬਾਤ _ਬਖਾਨੀ। ਕਿਹ ਬਿਧਿ ਕੈ ਹੂਜਿਯੈ ਭਵਾਨੀ। 
ਸੋਇ ਰਹੀ ਸਭ _ਜਗਹਿ _ਦਿਖਾਇ। ਚਮਕਿ ਉਠੀ ਸੁਪਨੇ ਕਹ _ਪਾਇ। ੩। 


ਕਹਾ ਦਰਸ ਮੁਹਿ _ਦਿਯਾ _ਭਵਾਨੀ। _ਸਭਹਿਨ ਸੌ _ਭਾਖੀ `ਇਮਿ _ਬਾਨੀ। 
ਜਿਹ _ਬਰਦਾਨ ਦੇਉ ਤਿਹ ਹੋਈ। ਯਾ ਮਹਿ ਪਰੈ ਫੇਰਿ ਨਹਿ ਕੋਈ। ੪। 


ਲੋਗ ਬਚਨ ਸੁਨਿ ਕਰਿ ਪਗ _ਲਾਗੇ। _ਬਰੁ _ਮਾਗਨ ਤਾ ਤੇ ਅਨੁਰਾਗੇ। 
ਹ੍ਰੋ ਬੈਠੀ ਸਭਹਿਨ ਕੀ ਮਾਈ। ਯਹ ਸੁਨਿ ਖਬਰ _ਨਰਾਧਿਪ ਪਾਈ। _੫। 


ਏਕ ਨਾਰਿ ਇਹ ਨਗਰ _ਭਨਿਜੈ। ਨਾਮ _ਹਿੰਗੁਲਾ ਦੇਇ ਕਹਿਜੈ। 
ਜਗਤ ਮਾਤ ਕੌ ਆਪੁ _ਕਹਾਵੈ। ਊਚ _ਨੀਚ ਕਹ _ਪਾਇ _ਲਗਾਵੈ। ੬। 
ਕਾਜੀ ਔਰ _ਮੁਲਾਨੇ ਜੇਤੇ। ਜੋਗੀ ਮੁੰਡਿਯਾ ਅਰੁ _ਦਿਜ ਕੇਤੇ। 

ਸਭ ਕੀ ਘਟਿ ਪੂਜਾ ਹ੍ਹੈ _ਗਈ। ਪਰਚਾ ਅਧਿਕ ਤਵਨ ਕੀ ਭਈ। _੭। 
ਸਭ ਭੇਖੀ ਯਾ ਤੇ ਰਿਸਿ ਭਰੇ। ਬਹੁ ਧਨ ਚੜਤ ਨਿਰਖਿ ਤਿਹ ਜਰੇ। 


ਗਹਿ ਲੈ ਗਏ ਤਾਹਿ ਨ੍ਰਿਪ ਪਾਸਾ। ਕਹਤ ਭਏ ਇਹ ਬਿਧਿ ਉਪਹਾਸਾ। ੮। 


ਕਰਾਮਾਤ ਕਛੂ _ਹਮਹਿ _ਦਿਖਾਇ। ਕੈ ਨ ਭਵਾਨੀ ਨਾਮੁ _ਕਹਾਇ। 
ਤਬ ਅਬਲਾ ਅਸ ਮੰਤੁ _ਬਿਚਾਰਾ। ਸੁਨੁ _ਰਾਜਾ _ਕਹਿਯੋ ਬਚਨ _ਹਮਾਰਾ। ੯। 


ਭਾ ਲਭ _ਹੰ/ _2੭੦/ ੬੭੩੬/ ਚਲਦਾ? 


ਚੱਪਾਣ 

ਜਿਥੇ _ਦੌਲਤਾਬਾਦ ਸ਼ਹਿਰ ਵਸਦਾ ਹੈ, ਉਥੇ _ਬਿਕਟ ਸਿੰਘ ਨਾਂ ਦਾ ਇਕ 
ਸੀ। ਭਾਨ _ਮੌਜਰੀ ਉਸ ਦੀ ਇਸਤਰੀ ਸੀ, ਜਿਸ ਵਰਗੀ ਪਰਮਾਤਮਾ ਨੇ ਫਿਰ 
ਕੀਤੀ।੧। 

ਭੀਮ ਸੈਨ ਨਾਂ ਦਾ ਉਥੇ ਇਕ ਸ਼ਾਹ ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜਾ ਚੰਦੂਮਾ 
ਪੈਦਾ ਹੋ ਗਿਆ ਹੋਵੇ। ਉਸ ਦੀ ਪਤਨੀ ਦਾ ਨਾਂ ਅਫਤਾਬ ਦੇਈ ਸੀ। (ਇੰਜ ਲਗਦਾ ਸੀ) 
ਮਾਨੋ ਸੋਨਾ _ਪੰਘਾਰ ਕੇ _ਸੈਚੇ ਵਿਚ _ਢਾਲੀ ਗਈ ਹੋਵੇ।੨। 

ਉਸ (ਇਸਤਰੀ) ਨੇ ਮਨ ਵਿਚ ਸੋਚਿਆ ਕਿ ਕਿਵੇਂ (ਮੈਂ ਆਪ) ਭਵਾਨੀ ਹੋ ਜਾਵਾਂ। 
ਜਦ ਹੋਰ ਸਾਰੇ ਜਾਗਦੇ ਦਿਖਾਈ ਦੇ ਰਹੇ ਸਨ, ਤਾਂ ਉਹ ਸੁਤੀ ਪਈ ਸੀ। (ਪਰ ਇਕ ਦਮ) 
ਭੁੜਕ ਕੇ _ਉਠ _ਖੜੋਤੀ, (ਜਿਵੇਂ) ਸੁਪਨਾ ਵੇਖਿਆ ਹੋਵੇ।੩। 

(ਉਸ ਨੇ) ਸਭ ਨੂੰ ਇਸ ਤਰ੍ਹਾਂ ਕਿਹਾ ਕਿ ਮੈਨੂੰ ਭਵਾਨੀ ਨੇ ਦਰਸ਼ਨ ਦਿੱਤਾ ਹੈ। (ਹੁਣ) 
ਜੋ ਵਰਦਾਨ (ਮੈਂ) ਦਿਆੰਗੀ, ਉਹੀ ਹੋਵੇਗਾ ਅਤੇ ਉਸ ਵਿਚ ਕੋਈ _ਅਦਲਾ _ਬਦਲੀ ਨਹੀਂ 
ਹੋਂਵੇਗੀ।੪। 

(ਉਸ ਦੇ) ਬੋਲ ਸੁਣ ਕੇ ਲੋਕੀਂ ਚਰਨੀ ਲਗ _ਗਏ ਅਤੇ ਪ੍ਰੇਮ ਸਹਿਤ ਵਰ ਮੰਗਣ 
ਲਗੇ। ਸਭ ਦੀ ਮਾਈ” (ਦੇਵੀ ਮਾਤਾ) ਬਣ ਬੈਠੀ। ਇਹ ਖਬਰ ਰਾਜੇ ਨੇ ਵੀ ਸੁਣ ਲਈ।੫। 


(ਰਾਜੇ ਨੂੰ ਦਸਿਆ ਗਿਆ ਕਿ) ਇਸ ਨਗਰ ਵਿਚ ਇਕ ਇਸਤਰੀ ਦਸੀ ਜਾਂਦੀ ਹੈ। 


(ਉਸ ਦਾ) ਨਾਂ ਹਿੰਗੁਲਾ ਦੇਵੀ ਕਿਹਾ ਜਾਂਦਾ ਹੈ। ਉਹ ਆਪਣੇ ਆਪ ਨੂੰ ਜਗਤ ਮਾਤਾ 


ਅਖਵਾਉਂਦੀ ਹੈ ਅਤੇ ਉੱਚੇ ਨੀਵੇਂ ਨੂੰ `ਆਪਣੇ ਚਰਨੀ _ਲਗਾਉਂਦੀ _ਹੈ।੬। _ 


(ਉਥੇ) ਜਿਤਨੇ ਕਾਜ਼ੀ ਅਤੇ _ਮੌਲਾਣੇ ਜਾਂ _ਜੋਗੀ, _ਸੈਨਿਆਸੀ ਅਤੇ ਬ੍ਰਾਹਮਣ _ਸਨ, ਉਨ੍ਹਾਂ 
ਸਾਰਿਆਂ ਦੀ ਪੂਜਾ ਘਟ ਗਈ ਅਤੇ _ਉਸ _ਦੀ ਮਾਨਤਾ ਜ਼ਿਆਦਾ ਵਧ _ਗਈ।੭। 


ਸਾਰੇ ਭੇਖੀ ਲੋਗ ਉਸ _ਨਾਲ _ਖਾਰ _ਖਾਣ _ਲਗੇ। _ਉਸ ਨੂੰ ਬਹੁਤ ਧਨ ਦਾ ਚੜ੍ਹਾਵਾ 


ਚੜ੍ਹਦਾ ਵੇਖ ਕੇ (ਮਨ ਵਿਚ ਬਹੁਤ) ਸੜਨ _ਲਗੇ। _ਉਸ ਨੂੰ ਪਕੜ ਕੇ ਰਾਜੇ ਪਾਸ ਲੈ ਗਏ 
(ਅਤੇ _ਉਸ ਦਾ) ਮਜ਼ਾਕ _ਉਡਾਂਦੇ ਹੋਇਆਂ ਇਸ ਤਰ੍ਹਾਂ ਕਹਿਣ _ਲਗੇ।੮। 

ਸਾਨੂੰ ਵੀ (ਇਹ) ਆਪਣੀ ਕੁਝ _ਕਰਾਮਾਤ ਵਿਖਾਵੇ, ਜਾਂ ਆਪਣਾ ਨਾਮ _ਭਵਾਨੀ ਨ 
ਅਖਵਾਏ। _ਤਦ ਉਸ ਇਸਤਰੀ ਨੇ _ਇਸ ਤਰ੍ਹਾਂ _ਕਿਹਾ--ਹੇ ਰਾਜਨ! ਮੇਰਾ ਕਿਹਾ _ਬਚਨ 
ਸੁਣੋ।੯। 


ਰਾਜਾ 
ਪੈਦਾ ਨਹੀਂ 


੫੩੨ 


੭/ਤਲ 


ਮੁਸਲਮਾਨ _ਮਸਜਦਿਹਿ ਅਲਹਿ _ਘਰ _ਭਾਖਹੀ। 
ਬਿਪੂ ਲੋਗ ਪਾਹਨ ਕੌ ਹਰਿ ਕਰਿ ਰਾਖਹੀ। 
ਕਰਾਮਾਤ ਜੌ _ਤੁਹਿ ਏ ਪ੍ਰਥਮ ਬਤਾਇ ਹੈ। 
ਹੋ ਤਿਹ ਪਾਛੇ ਕਛੁ _ਹਮਹੂੰ ਇਨੈ ਦਿਖਾਇ ਹੈ। ੧0। 


ਚੱਪਲਾਂ 


ਬਚਨ ਸੁਨਤ ਰਾਜਾ _ਮੁਸਕਾਏ। _ਦਿਜਬਰ _ਮੁਲਾ _ਪਕਰਿ __ਮੰਗਾਏ। 


ਮੁੰਡਿਯਾ ਔਰ _ਸੰਨ੍ਯਾਸੀ _ਘਨੇ। _ਜੋਗੀ ਜੰਗਮ _ਜਾਤ _ਨ__ਗਨੇ। _੧੧। 


ਹੰ ਨਾਝਰ 


4੭ 


ਨ ਮਿਸੁਨ ਛੋਰਿ ਹੋ। 


ਤੁਮਰੇ ਠਾਕੁਰ ਨਦਿ_ਮਹਿ_ਬੋਰਿ_ਹੋ। ੧੫। 
ਕਰਾਮਾਤ ਕਛੁ _ਹਮਹਿ ਸੈਨ੍ਯਾਸੀ _ਦੀਜਿਯੈ। 


ਨਾਤਰ _ਅਪਨੀ ਦੂਰਿ _ਜਟਨ ਕੋ _ਕੀਜਿਯੈ। 
ਚਮਤਕਾਰ _ਮੁੰਡਿਯੋ ਅਬ _ਹਮਹਿ _ਦਿਖਾਇਯੈ। 


ਨਾਤਰ _ ਅਪਨੀ _ਕੰਠੀ ਨਦੀ _ਬਹਾਇਯੈ। _੧੬। 


ਚਰਿਤ੍ਰ ਪਾਖਿਆਨ ੫੩੩ 
%/ੜਾਲ 
ਮੁਸਲਮਾਨ ਮਸਜਿਦ ਨੂੰ ਰੱਬ ਘਰ ਕਹਿੰਦੇ ਹਨ। ਬ੍ਰਾਹਮਣ ਲੋਗ ਪੱਥਰ 


ਦਾ 
ਪਰਮਾਤਮਾ _ਕਰ ਕੇ ਮੰਨਦੇ ਹਨ। ਜੇ ਇਹ ਲੋਗ ਪਹਿਲਾਂ ਤੁਹਾਨੂੰ (ਕੋਈ) ਕਰਾਮਾਤ ਕਰ 
ਵਿਖਾ ਦੇਣ, ਤਾਂ ਇਨ੍ਹਾਂ ਤੋਂ ਪਿਛੋਂ ਮੈਂ ਵੀ ਇਨ੍ਹਾਂ ਨੂੰ ਕਰਾਮਾਤ ਵਿਖਾ _ਦਿਆਂਗੀ।੧0। 


€&੭ ॥੨੧੨ 


ਚੱਪਲਾਂ 
(ਇਹ) ਗੱਲ ਸੁਣ ਕੇ ਰਾਜਾ ਹਸਿਆ ਅਤੇ ਬਹੁਤ ਸਾਰੇ ਬ੍ਰਾਹਮਣਾਂ, ਮੌਲਾਣਿਆਂ, 
ਨਹੀ ਕੀਤੀ ਜਾ _ਸਕਦੀ।੧੧। 


੭/#=ਲ 


ਰਾਜੇ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਕਿਹਾ ਅਤੇ ਸਭਾ ਵਿਚ ਬੈਠਿਆਂ ਨੂੰ ਸੁਣਾਇਆ 
ਕਿ (ਪਹਿਲਾਂ ਤੁਸੀਂ) ਆਪੋ ਆਪਣੀ ਕਰਾਮਾਤ ਮੈਨੂੰ ਵਿਖਾਓ, ਨਹੀਂ ਤਾਂ ਹੁਣੇ ਹੀ ਸਾਰੇ ਮ੍ਰਿਤੂ 
ਦੇ ਘਰ ਨੂੰ ਜਾਓਗੇ (ਅਰਥਾਤ! ਮਾਰੇ _ਜਾਓਗੇ)।੧੨। 

ਰਾਜੇ ਦੇ ਬੋਲ ਸੁਣ ਕੇ ਸਾਰੇ ਵਿਆਕੁਲ ਹੋ ਗਏ। ਸਾਰੇ ਹੀ 
ਡੁਬ _ਗਏ। ਰਾਜੇ ਵਲ ਵੇਖ ਕੇ ਸਿਰ ਨੀਵੇਂ ਪਾ ਲਏ ਕਿਉਂਕਿ ਉਸ 
ਨਹੀਂ ਵਿਖਾ ਸਕਦਾ _ਸੀ।੧੩। 


ਦੁਖ ਦੇ ਸਮੁੰਦਰ ਵਿਚ 
ਨੂੰ 


(ਕਿਸੇ ਪਾਸੋਂ) ਕਰਾਮਾਤ ਨ ਵੇਖ ਕੇ ਰਾਜਾ ਰੋਹ ਨਾਲ ਭਰ _ਗਿਆ। (ਉਸ ਨੇ) ਉਨ੍ਹਾਂ 
ਦੇ ਸ਼ਰੀਰ ਉਤੇ ਸੱਤ ਸੌਤ ਸੋ ਚਾਬੁਕ ਮਰਵਾਏ (ਅਤੇ _ਕਿਹਾ--) ਆਪੋ ਆਪਣੀ ਕੁਝ ਕੁ 
ਕਰਾਮਾਤ _ਵਿਖਾਓ, ਨਹੀਂ ਤਾਂ (ਇਸ) ਇਸਤਰੀ ਦੇ ਪੈਰਾਂ ਉਤੇ _ਸੀਸ _ਝੁਕਾਓ।੧੪। 


ਖ਼ੁਦਾ ਦੇ ਘਰ ਤੋਂ ਸਾਨੂੰ ਕੁਝ _ਵਿਖਾਓ, ਨਹੀਂ ਤਾਂ ਇਨ੍ਹਾਂ _ਸ਼ੇਖਾਂ ਦੇ ਸਿਰ ਮੁੰਨ ਦਿਓ। 
ਕਰਾਮਾਤ ਵੇਖੇ ਬਿਨਾ ਹੇ _ਮਿਸ਼ਰੋ (ਤੁਹਾਨੂੰ ਵੀ) ਨਹੀਂ ਛਡਣਾ। ਨਹੀਂ _ਤਾਂ ਤੁਹਾਡੇ ਠਾਕੁਰ ਨਦੀ 
ਵਿਚ ਡਬੋਂ _ਦਿਆਂਗਾ।੧੫। 


ਹੇ ਸੈਨਿਆਸੀਓ! ਮੈਨੂੰ ਕੋਈ _ਕਰਮਾਤ _ਵਿਖਾਓ, ਨਹੀਂ ਤਾਂ ਆਪਣੀਆਂ ਜਟਾਵਾਂ ਨੂੰ ਦੂਰ 
ਕਰ ਦਿਓ (ਭਾਵ! ਮੁੰਨ _ਦਿਓ)। ਹੇ ਮੁੰਡੀਓ! ਹੁਣ ਮੈਨੂੰ ਚਮਤਕਾਰ _ਵਿਖਾਓ, _ਨਹੀਂ__ਤਾ 
ਆਪਣੀਆਂ _ਕੰਠੀਆਂ ਨਦੀ _ਵਿਚ ਰੋੜ੍ਹ _ ਦਿਓ।੧੬। 


ਦੰਹਾਰਾ 


ਉਹ (ਸਾਰੇ) ਰੋਣ ਲਗੇ ਅਤੇ ਕਿਸੇ ਦੇ (ਮੂੰਹ ਵਿਚੋਂ) ਕੋਈ ਗੱਲ ਨ _ਨਿਕਲੀ। _ਤਦ 
ਰਾਜੇ ਨੇ ਉਸ ਇਸਤਰੀ ਨੂੰ ਹਸਦੇ ਹੋਇਆਂ (ਇਹ) ਗੱਲ _ਕਹੀ--।੧੭। 


੫੩੪ ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ 
ਕਰਾਮਾਤ ਇਨ ਕਛੂ ਨ ਦਿਖਾਈ। ਅਬ ਚਾਹਤ ਹੈ ਤੁਮ ਤੇ ਪਾਈ। 
ਬਚਨ _ਹਿੰਗੁਲਾ ਦੇਇ _ਉਚਾਰੇ। ਸੁਨੋ _ਨਰਾਧਿਪ ਬੈਨ _ਹਮਾਰੇ। ੧੮। 


੭%#ਤਾਲ 
ਕਰਾਮਾਤਿ ਇਕ ਅਸਿ ਮੋ ਪ੍ਰਥਮ ਪਛਾਨਿਯੈ। 
ਜਾ ਕੌ ਤੇਜੁ ਅਰੁ ਤ੍ਰਾਸ ਜਗਤ ਮੋ ਮਾਨਿਯੈ। 
ਜੀਤ ਹਾਰ ਅਰੁ ਮਿਰਿਤੁ ਧਾਰ ਜਾ ਕੀ _ਬਸਤ। 
ਹੋ ਮੇਰੇ ਮਨ ਪਰਮੇਸੁਰ ਤਾਹੀ ਕੌ ਕਹਤ। _੧੯। 


ਦੁਤਿਯ ਕਾਲ ਮੋ ਕਰਾਮਾਤਿ _ਪਹਿਚਾਨਿਯਤ। 
ਜਿਨ ਕੋ ਚੌਦਹ ਲੋਕ _ਚਕੂ _ਕਰ _ਮਾਨਿਯਤ। 
ਕਾਲ ਪਾਇ ਜਗ ਹੋਤ ਕਾਲ ਮਿਟ ਜਾਵਈ। 
ਹੋ ਯਾ ਤੇ ਮੁਰ ਮਨ ਤਾਹਿ ਗੁਰੂ ਠਹਰਾਵਈ। ੨0। 

ਕਰਾਮਾਤ ਰਾਜਾ ਰਸਨਾਗੁਜ _ਜਾਨਿਯਤ। 

ਭਲੋ _ਬਰੋ ਜਾ ਤੇ ਜਗ ਹੋਤ _ਪਛਾਨਿਯਤ। 

ਕਰਾਮਾਤਿ ਚੌਥੀ ਧਨ ਭੀਤਰ _ਜਾਨਿਯੈ। 

ਹੋ ਹੋਤ ਰੰਕ ਤੇ ਰਾਵ ਧਰੋ ਤਿਹ ਮਾਨਿਯੈ। ੨੧। 

ਚੱਪਣਾ 

ਕਰਾਮਾਤ ਇਨ ਮਹਿ ਨਹਿ _ਜਾਨਹੁ। _ਏ ਸਭ _ਧਨ ਉਪਾਇ _ਪਹਿਚਾਨਹੁ। 
ਚਮਤਕਾਰ ਇਨ ਮਹਿ_ਜੋ _ਹੋਈ। ਦਰ ਦਰ ਭੀਖ ਨ ਮਾਗੈ ਕੋਈ। ੨੨। 
ਜੋ ਇਨ ਸਭਹੂੰ ਪ੍ਰਥਮ ਸੰਘਾਰੋ। ਤਿਹ ਪਾਛੇ ਕਛੁ ਮੋਹਿ ਉਚਾਰੋਂ। 
ਸਤਿ ਬਾਤ ਹਮ ਤੁਮਹਿ ਸੁਨਾਈ। ਅਬ ਸੁ ਕਰੋ ਜੋ ਤੁਮਹਿ ਸੁਹਾਈ। ੨੩। 
ਬਚਨ ਸੁਨਤ ਰਾਜਾ __ਹਰਖਾਨਾ। ਅਧਿਕ _ਦਿਯੋ ਤਿਹ ਤ੍ਰਿਯ _ਕੇ _ਦਾਨਾ। 
ਜਗਤ ਮਾਤ ਤਿਨ ਤ੍ਰਿਯ ਜੁ _ਕਹਾਯੋ। _ਤਿਹ ਪ੍ਰਸਾਦਿ ਨਿਜ ਪ੍ਰਾਨ ਬਚਾਯੋ। ੨੪। ੧। 


/ਏੱਤਾ ਹੀ ਗਾਂਰਤਹ ੫ਲ੍ਹਯਾਨੇ /ਤ੍‌ਯਾ ਲਾਠੜ੍ਹ ਅੰਤਾਂ ਭੂਪ ਨੰਭਾਏੇ ਤੀਨ ਸੋਂ /ਤਹਤੰਨ ਲਾਠਤ੍ਹ ਆਤਮ 
ਡਾ ਨਭ# ਸਤ/ ੨੭੩੨੪ ੬੭੬੭/ %ਠਲੰ/ 
ਚੱਪਣਾ 
ਬੀਜਾ ਪੁਰ ਜਹ ਸਹਿਰ _ਭਨਿਜੈ। ਏਦਿਲ ਸਾਹ ਤਹ ਸਾਹ _ਕਹਿਜੈ। 
ਸੀ _ਮਹਤਾਬ ਮਤੀ ਤਿਹ ਕੰਨ੍ਯਾ। ਜਿਹ _ਸਮ _ਉਪਜੀ ਨਾਰਿ ਨ ਅੰਨ੍ਯਾ। _੧। 


ਜੋਬਨਵੰਤ ਭਈ ਜਬ _ਬਾਲਾ। _ਮਹਾ ਸੁੰਦਰੀ ਨੈਨ _ਬਿਸਾਲਾ। 
ਜੋਬਨ ਜੇਬ ਅਧਿਕ ਤਿਹ _ਬਾਢੀ। ਜਾਨੁਕ ਚੰਦੂ ਸੂਰ _ਮਥਿ _ਕਾਢੀ। ੨। 


ਚਰਿਤ੍ਰ ਪਾਖਿਆਨ ੫੩੫ 


ਚੱਪਾਣ 

ਇਨ੍ਹਾਂ `ਲੋਕਾਂ ਨੇ ਕੁਝ ਵੀ ਕਰਾਮਾਤ ਨਹੀਂ _ਵਿਖਾਈ। ਹੁਣ (ਮੈਂ) ਚਾਹੁੰਦਾ ਹਾਂ, ਤੇਰੇ ਤੋਂ 
ਕੁਝ (ਕਰਾਮਾਤ) ਪ੍ਰਾਪਤ ਕਰਾਂ _(ਅਰਥਾਤ--ਵੇਖਾਂ) (ਤਦ) ਹਿੰਗਲਾ ਦੇਵੀ ਨੇ ਕਿਹਾ ਕਿ ਹੇ 
ਰਾਜਨ! ਮੇਰੀ ਗੱਲ _ਸੁਣੋ।੧੮। 


੭/#ਤਲ 
ਪਹਿਲਾਂ ਇਕ ਕਰਾਮਾਤ ਤਾਂ ਤਲਵਾਰ ਵਿਚ _ਸਮਝੋ। ਜਿਸ ਦਾ ਤੇਜ ਅਤੇ ਭੈ ਸਾਰੇ 
ਸੰਸਾਰ ਵਿਚ ਮੰਨਿਆ ਜਾਂਦਾ ਹੈ। ਜਿਤ, ਹਾਰ ਅਤੇ ਮਿ੍‌ਿਤੂ ਜਿਸ ਦੀ ਧਾਰ ਵਿਚ ਵਸਦੀਆਂ 


ਹਨ। ਮੇਰਾ ਮਨ ਉਸੇ ਨੂੰ ਪਰਮੇਸਰ ਕਹਿੰਦਾ ਹੈ।੧੯। 


(ਸੰਸਾਰ ਵਿਚ) ਦੂਜੀ ਕਰਾਮਾਤ ਕਾਲ ਵਿਚ _ਸਮਝੋ ਜਿਸ ਦਾ ਚਕ੍ਹ ਚੌਦਾਂ ਲੋਕਾਂ ਵਿਚ 
ਚਲਦਾ ਮੰਨਿਆ ਜਾਂਦਾ ਹੈ। ਕਾਲ ਕਰ ਕੇ ਜਗਤ ਹੋਂਦ ਵਿਚ ਆਉਂਦਾ ਹੈ ਕਾਲ ਕਰ ਕੇ 
ਖ਼ਤਮ ਹੋ ਜਾਂਦਾ ਹੈ। ਇਸ ਲਈ ਮੇਰਾ ਮਨ ਕਾਲ ਨੂੰ ਹੀ ਗੁਰੂ ਮੰਨਦਾ ਹੈ।੨0। 


ਧਾਰਨ ਕਰਨ _ਨਾਲ ਰੰਕ _ਰਾਜਾ ਬਣ _ਜਾਂਦਾ ਹੈ।੨੧। 


ਚੱਪਲਾਂ 


ਇਨ੍ਹਾਂ (ਵਿਅਕਤੀਆਂ) ਵਿਚ ਕੋਈ ਕਰਾਮਾਤ ਨ ਮੰਨੋ। _ਇਹ ਸਾਰੇ ਧਨ ਦੇ ਉਪਾ 
ਸਮਝੋ। ਜੇ ਇਨ੍ਹਾਂ ਵਿਚ ਚਮਤਕਾਰ ਹੁੰਦਾ ਤਾਂ ਕੋਈ ਵੀ ਦਰ ਦਰ _ਭਿਖ ਨ ਮੰਗਦਾ।੨੨। 


ਜੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਮਾਰ ਦਿਓ, ਫਿਰ ਮੈਨੂੰ ਕੁਝ _ਕਹਿਣਾ। ਮੈਂ ਤੁਹਾਨੂੰ ਸੋਚੀ 
ਗੌਲ ਸੁਣਾਈ ਹੈ। ਹੁਣ ਉਹੀ ਕਰੋ ਜੋ ਤੁਹਾਨੂੰ ਚੰਗੀ _ਲਗੇ।੨੩। 


(ਇਸਤਰੀ ਦੇ) ਬੋਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਇਸਤਰੀ ਨੂੰ 
ਬਹੁਤ _ਦਾਨ _ਦਿੱਤਾ। ਉਸ ਇਸਤਰੀ ਨੇ (ਆਪਣੇ ਆਪ ਨੂੰ) ਜੋ ਜਗਤ ਮਾਤਾ _ਅਖਵਾਇਆ 
ਸੀ, ਉਸ (ਮਾਤਾ ਦੀ) ਕ੍ਰਿਪਾ ਕਰ ਕੇ ਆਪਣੇ ਪ੍ਰਾਣ ਬਚਾ _ਲਏ।੨੪। 

/ਏਥੇ ਸੰ ਗਰੇਤੁੱਪ/ਮਆਨ ਦੇ ਤੂੰਆ ਗੰਰੇਤ ਦੇ ਮੰਤ ਭੂਪ ਸੰਲਾਦ ਦੇ ੨੭=ਵੇ ਗਰੇਤ ਦੀ ਸਮ੫ਤ£ 

ਭਾ ਲਭ _ਹੈ/ _=੭੩/ &੬੭੬੭/ ਚਲਟਾ/ 


ਚੱਪਣਾ 

ਜਿਥੇ _ਬੀਜਾ ਪੁਰ ਸ਼ਹਿਰ ਕਿਹਾ ਜਾਂਦਾ ਹੈ, ਉਥੋਂ _ਦਾ ਬਾਦਸ਼ਾਹ ਦਸਿਆ 
ਜਾਂਦਾ ਸੀ। ਉਸ ਦੀ ਪੁੱਤਰੀ ਦਾ ਨਾਂ ਮਹਤਾਬ ਮਤੀ ਸੀ ਜਿਸ ਵਰਗੀ ਕੋਈ ਹੋਰ ਇਸਤਰੀ 
ਪੈਦਾ ਨਹੀਂ ਹੋਈ _ਸੀ।੧। 

ਜਦ _ਬਾਲਿਕਾ ਜਵਾਨ ਹੋ _ਗਈ, ਤਾਂ ਉਹ _ਵੌਡੀਆਂ ਔਖਾਂ ਵਾਲੀ ਅਤਿ ਸੁੰਦਰ (ਬਣ 
ਗਈ)। _ਉਸ ਦਾ ਜੋਬਨ ਅਤੇ ਸੁੰਦਰਤਾ ਇਤਨੀ _ਨਿਖਰੀ ਸੁਰਜ ਅਤੇ ਚੰ ਨ 
ਰਿੜਕ ਕੇ _ਕਢੀ _ਹੋਵੇ।੨। 


੫੩੬ 


ਸੀ _ਦਸਮ-ਗ੍ੂੰਥ _ਸਾਹਿਬ 


ਤਹ ਇਕ ਹੁਤੋਂ ਸਾਹੁ ਕੋ ਪੂਤ। _ਸੂਰਤਿ ਸੀਰਤਿ ਬਿਖੈ _ਸਪੂਤ। 
ਧੂਮੂ ਕੇਤੁ ਤਿਹ ਨਾਮ ਭਨਿਜੈ। ਇੰਦੂ ਚੰਦੂ _ਪਟਤਰ ਤਿਹ ਦਿਜੈ। ੩। 


ਬੇਗਮ ਕੀ ਤਾ ਸੌ ਰੁਚਿ ਲਾਗੀ। ਜਾ ਤੇ ਨੀਦ ਭੂਖ ਸਭ _ਭਾਗੀ। 
ਦੇਖਿ ਗਈ ਜਬ ਤੇ ਤਿਹ ਧਾਮਾ। ਤਬ ਤੇ ਔਰ ਸੁਹਾਤ ਨ ਬਾਮਾ। ੪। 


ਹਿਤੂ _ਜਾਨ _ਸਹਚਰੀ _ਬੁਲਾਈ। _ਭੇਦ _ਭਾਖਿ ਸਭ _ਤਹਾ _ਪਠਾਈ। 
ਹਮੈ ਸਾਹ ਸੁਤ ਜੁ ਤੈ ਮਿਲੈ ਹੈ। ਜੋ ਧਨ ਮੁਖ ਮੰਗਿ ਹੈ ਸੋ ਪੈ ਹੈ। ੫। 


ਸਖੀ ਪਵਨ ਕੇ ਭੇਸ ਸਿਧਾਈ। ਪਲਕ ਨ _ਬਿਤੀ ਸਾਹ ਕੇ ਆਈ। 
ਸਾਹ ਪੂਤ _ਕਹ _ਕਿਯਾ ਪ੍ਰਨਾਮਾ। ਬੈਠੀ ਜਾਇ _ਸੁਘਰਿ ਤਿਹ ਧਾਮਾ। ੬। 


ਤੁਮਰੋ ਨਾਮ _ਕਹਾ _ਪਹਿਚਨਿਯਤ। ਕਵਨ ਦੇਸ ਕੇ _ਬਾਸੀ _ਜਨਿਯਤ। 
ਸਕਲ ਬ੍ਰਿਥਾ ਨਿਜ ਪ੍ਰਥਮ _ਸੁਨਾਵਹੁ। ਬਹੁਰਿ _ਕੁਅਰਿ ਕੀ ਸੇਜ ਸੁਹਾਵਹੁ। _੭। 


ਸੁਨੀ ਸਖੀ ਮਦੂ ਦੇਸ ਹਮ ਰਹਹੀ। ਸਹੀ ਦਈ ਨ ਬਰਜੀ। 
ਸੋਦਾ ਹਿਤ ਆਏ ਇਹ ਦੇਸਾ। ਦੇਸ ਦੇਸ ਕੋ ਨਿਰਖਿ ਨਰੇਸਾ। ੮। 


ਬਤਿਯਨ ਪ੍ਰਥਮ _ਤਾਹਿ _ਬਿਰਮਾਇ। _ਭਾਤਿ _ਭਾਤਿ ਤਿਨ ਲੋਭ _ਦਿਖਾਇ। 
ਜ੍ਯੋ _ਤ੍ਯੋ ਲੈ ਆਈ ਤਿਹ _ਤਹਾ। ਮਾਰਗ ਕੁਅਰਿ ਬਿਲੋਕਤ ਜਹਾ। ੯। 
ਜੋ ਧਨ ਕਹਾ ਸੁੰਦੂ ਤਿਹ _ਦੀਨਾ। ਕੰਠ ਲਗਾਇ ਮਿਤ੍ਰ ਸੋ _ਲੀਨਾ। 

ਭਾਤਿ _ਭਾਤਿ ਕੀ ਕੈਫ ਮੰਗਾਈ। ਏਕ _ਖਾਟ ਚੜਿ _ਦੁਹੂੰ _ਚੜਾਈ। _੧0। 


ਭਾਤਿ _ਭਾਤਿ ਤਨ _ਕੈਫ ਚੜਾਵਹਿ। ਮਿਲਿ _ਮਿਲਿ ਗੀਤ ਮਧੁਰ _ਧੁਨਿ _ਗਾਵਹਿ। 
ਬਿਬਿਧ _ਬਿਧਿਨ ਤਨ ਕਰਤ _ਬਿਲਾਸਾ। ਨੈਕੁ ਨ ਕਰੈ ਨ੍ਰਿਪਤਿ ਕੋ ਤ੍ਰਾਸਾ। ੧੧। 


ਛੈਲਿਹਿ ਛੈਲ ਨ ਛੋਰਾ ਜਾਈ। _ਨਿਸੁ _ਦਿਨ _ਰਾਖਤ ਕੰਠ _ਲਗਾਈ। 
ਜਬ ਕਬਹੂੰ _ਆਖੇਟ _ਸਿਧਾਵੈ। ਏਕ _ਅੰਬਾਰੀ ਤਾਹਿ _ਚੜਾਵੈ। _੧੨। 


ਤਹੀ ਕਾਮ ਕ੍ਰੀੜਾ ਕਹ _ਕਰੈ। ਮਾਤ ਪਿਤਾ ਤੇ ਨੈਕੁ ਨ ਡਰੈ। 
ਇਕ ਦਿਨ ਰਾਜਾ ਚੜਾ __ਸਿਕਾਰਾ। ਸੰਗ _ਲਏ _ਮਿਹਰਿਯੈ _ਅਪਾਰਾ। _੧੩। 


ਬੇਗਮ _ਸੋਊ _ਸਿਕਾਰ _ਸਿਧਾਈ। _ਏਕ _ਅੰਬਾਰੀ ਤਾਹਿ _ਚੜਾਈ। 
ਏਕ ਸਖੀ ਤਿਹ ਚੜਤ _ਨਿਹਾਰਾ। ਜਾਇ ਭੂਪ ਸੋ ਭੇਦ ਉਚਾਰਾ। _੧੪। 


ਚਰਿਤ੍ਰ ਪਾਖਿਆਨ ੫੩੭ 


ਅਤੇ 
ਉਸ ਵਲ ਬੇਗਮ ਦੀ ਰੂਚੀਂ ਲਗ ਗਈ ਜਿਸ ਕਰ ਕੇ 
ਚਲੀ ਗਈ। ਜਦ ਤੋਂ (ਉਹ) ਉਸ ਨੂੰ ਵੇਖ ਕੇ ਘਰ ਗਈ ਸੀ, ਉਦੋਂ ਤੋਂ ਉਸ ਇਸਤਰੀ ਨੂੰ 
ਹੋਰ ਕੁਝ ਵੀ ਚੰਗਾ ਨਹੀਂ ਲਗ _ਰਿਹਾ _ਸੀ।੪। 

ਉਸ ਨੇ ਵਿਸ਼ਵਸਤ ਜਾਣ ਕੇ ਦਾਸੀ ਨੂੰ ਬੁਲਾਇਆ (ਅਤੇ 
ਗੌਲ ਦਸ ਕੇ ਉਥੇ ਭੇਜਿਆ। (ਅਤੇ _ ਇਹ ਵੀ ਕਿਹਾ--) ਜੇ ਤੂੰ 
ਦੇਵੇਂਗੀ, ਤਾਂ ਜੋ ਧਨ ਮੁਖੋਂ _ਮੰਗੇਂਗੀ, ਉਹੀ ਪ੍ਰਾਪਤ _ਕਰੇਂਗੀ।੫। 

ਸਖੀ ਪੌਣ ਦੀ ਗਤੀ ਨਾਲ ਚਲੀ ਗਈ ਅਤੇ ਪਲ ਭਰ ਵੀ ਨ ਬੀਤਿਆ ਕਿ ਸ਼ਾਹ 
ਕੋਲ ਆ ਗਈ। (ਉਸ ਨੇ) ਸ਼ਾਹ ਦੇ ਪੁੱਤਰ ਨੂੰ ਪ੍ਰਨਾਮ _ਕੀਤਾ ਅਤੇ _ਉਹ ਸੁਘੜ _ਉਸ 
(ਸ਼ਾਹ) ਦੇ ਘਰ ਵਿਚ ਜਾ _ਬੈਠੀ।੬। 

(ਪੁੱਛਣ _ਲਗੀ--) ਤੁਹਾਡਾ ਕੀ ਨਾਂ ਪਛਾਣਾ ਅਤੇ (ਤੁਹਾਨੂੰ) ਕਿਹੜੇ ਦੇਸ ਦੇ ਰਹਿਣ 
ਵਾਲਾ _ਸਮਝਾਂ। ਪਹਿਲਾਂ ਆਪਣੀ ਸਾਰੀ ਬਿਰਥਾ ਦਸੋ ਅਤੇ ਫਿਰ ਕੁਮਾਰੀ ਦੀ ਸੇਜ ਦੀ ਸ਼ੋਭਾ 
ਨੂੰ _ਵਧਾਓ।੭। 

(ਉਹ ਕਹਿਣ ਲਗਾ--) ਹੇ ਸਖੀ! ਸੁਣੋਂ, ਮੈਂ ਮਦੁ ਦੇਸ ਵਿਚ ਰਹਿੰਦਾ ਹਾਂ ਅਤੇ ਲੋਕੀਂ 
ਮੈਨੂੰ ਧੂਮੂ ਕੇਤੁ ਕਹਿੰਦੇ ਹਨ। ਦੇਸ ਦੇਸ ਦੇ ਰਾਜਿਆਂ ਨੂੰ ਵੇਖ ਕੇ _ਸੋਦਾਗਰੀ ਕਰਨ ਲਈ 
(ਮੈਂ) ਇਸ ਦੇਸ ਵਿਚ ਆਇਆ ਹਾਂ।੮। 

ਪਹਿਲਾਂ ਉਸ ਨੂੰ ਗੱਲਾਂ ਨਾਲ _ਰਿਝਾਇਆ ਅਤੇ ਫਿਰ ਭਾਂਤ ਭਾਂਤ ਦੇ ਲੋਭ _ਦਿਖਾਏ। 


ਆ 
ਗੋ 
ਪੁ 
ਨਹ 
ਕੋਕ 


ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ, ਜਿਥੇ ਕੁਮਾਰੀ (ਉਸ ਦਾ) ਰਾਹ ਵੇਖ ਰਹੀ ਸੀ।੯। 
ਸੁੰਦਰੀ ਨੇ ਜੋ ਧਨ ਕਿਹਾ ਸੀ, ਦਾਸੀ ਨੂੰ ਦੇ ਦਿੱਤਾ ਅਤੇ ਉਸ _ਮਿਤਰ ਨੂੰ ਗਲੇ ਨਾਲ 
ਲਗਾ _ਲਿਆ। (ਉਸ ਨੇ) ਕਈ ਤਰ੍ਹਾਂ ਦੀ ਸ਼ਰਾਬ ਮੰਗਵਾਈ ਅਤੇ ਇਕ ਮੰਜੇ ਉਤੇ ਚੜ੍ਹ ਕੇ 


ਦੋਹਾਂ ਨੇ _ਪੀਤੀ।੧0। 

ਭਾਂਤ ਭਾਂਤ ਦੀ ਸ਼ਰਾਬ _ਪੀਣ ਲਗੇ ਅਤੇ ਮਿਲ ਕੇ _ਮਠੀ ਮਠੀ ਧੁੰਨ ਵਿਚ ਗੀਤ _ਗਾਣ 
ਲਗੇ। _(ਉਹ) _ਕਈ ਤਰ੍ਹਾਂ ਦੀ _ਕਾਮ-ਕ੍ਰੀੜਾ ਕਰਨ _ਲਗ _ਗਏ _ਸਨ। (ਉਹ) ਰਾਜੇ ਦਾ ਡਰ 
ਬਿਲਕੁਲ ਨਹੀਂ ਮੰਨ ਰਹੇ _ਸਨ।੧੧। 

ਨੌਜਵਾਨ (ਕੁਮਾਰੀ) ਤੋਂ _ਛਬੀਲਾ (ਸ਼ਾਹ) _ਛਡਿਆ ਨਹੀਂ ਜਾਂਦਾ ਸੀ __ਅਤੇ ਰਾਤ _ਦਿਨ 
ਉਸ ਨੂੰ ਗਲੇ ਨਾਲ ਲਗਾਈ ਰਖਦੀ _ਸੀ। ਜੇ ਕਦੇ ਸ਼ਿਕਾਰ ਨੂੰ ਜਾਂਦੀ, ਤਾਂ ਇਕੋ ਅੰਬਾਰੀ 
ਵਿਚ ਉਸ ਨੂੰ ਵੀ ਚੜ੍ਹਾ ਲੈਂਦੀ।੧੨। 

ਉਥੇ (ਬੈਠੇ ਹੋਏ) ਕਾਮ-ਕ੍ਰੀੜਾ ਕਰਦੇ ਸਨ ਅਤੇ ਮਾਤਾ ਪਿਤਾ ਤੋਂ ਜ਼ਰਾ ਜਿੰਨੇ ਵੀ ਨਹੀਂ 
ਡਰਦੇ _ਸਨ। _ਇਕ _ਦਿਨ ਰਾਜਾ ਸ਼ਿਕਾਰ ਚੜ੍ਹਿਆ ਅਤੇ ਨਾਲ _ਬਹੁਤ _ਸਾਰੀਆਂ _ਦਾਸੀਆਂ ਨੂੰ 
ਲੈ _ਲਿਆ।੧੩। 

ਉਹ ਬੇਗਮ _ਵੀ ਸ਼ਿਕਾਰ ਖੇਡਣ ਲਈ ਚਲ ਪਈ _ਅਤੇ ਇਕੋ _ਅੰਬਾਰੀ ਵਿਚ ਉਸ 
(ਪ੍ਰੇਮੀ) ਨੂੰ ਵੀ ਚੜ੍ਹਾ _ਲਿਆ। ਇਕ ਸਖੀ ਨੇ ਉਸ ਨੂੰ ਚੜ੍ਹਦੇ ਹੋਇਆਂ ਵੇਖਿਆ ਅਤੇ ਜਾ ਕੇ 


ਘ 


ਰਾਜੇ ਨੂੰ ਸਾਰਾ _ਭੇਦ _ਦਸਿਆ।੧੪। 


੫੩੮ ਸੀ _ਦਸਮ-ਗ੍ੂੰਥ _ਸਾਹਿਬ 
ਸੁਨਿ ਨ੍ਰਿਪ ਬਾਤ ਚਿਤ ਮੋ ਰਾਖੀ। ਔਰਿ ਨਾਰਿ ਸੋ ਪ੍ਰਗਟ ਨ ਭਾਖੀ। 
ਦੁਹਿਤਾ ਕੋ ਜਬ ਗਜ ਨਿਕਟਾਯੋ। ਤਬ ਤਾ ਕੋ ਪਿਤੁ ਨਿਕਟ ਬੁਲਾਯੌ। _੧੫। 
ਸੁਨਤ _ਬੈਨ _ਬੇਗਮ _ਡਰਪਾਨੀ। _ਥਰਹਰ _ਕੰਪਾ ਮਿਤ੍ਰ _ਤਿਹ _ਮਾਨੀ। 
ਅਬ ਹੀ ਮੁਝੈ ਭੂਪ ਗਹਿ ਲੈ ਹੈ। ਇਸੀ ਬਨ ਬਿਖੈ ਮਾਰਿ ਚੁਕੈ ਹੈ। ੧੬। 


ਨਾਰਿ ਕਹੀ ਪਿਯ ਜਿਨ ਜਿਯ ਡਰੋ। ਕਹੌ ਚਰਿਤ੍ਰ ਤੁਮੈ ਸੋ_ਕਰੋਂ। 
ਕਰੀ ਰੂਖ ਕੇ ਤਰੈ ਨਿਕਾਰਾ। ਲਪਟਿ ਰਹਾ ਤਾ ਸੌ ਤਹ ਯਾਰਾ। ੧੭। 


ਆਪੁ ਪਿਤਾ ਪੁਤਿ _ਕਿਯਾ _ਪਯਾਨਾ। ਮਾਰੇ _ਰੀਛ _ਰੋਝ ਮ੍ਰਿਗ _ਨਾਨਾ। 
ਤਾਹਿ _ਬਿਲੋਕਿ ਪਿਤਾ ਚੁਪ _ਰਹਾ। ਝੂਠ _ਲਖਾ ਤਿਹ ਤ੍ਰਿਯ ਮੁਹਿ ਕਹਾ। _੧੮। 


ਉਸੀ ਸਖੀ ਕੋ _ਪਲਟਿ_ਪ੍ਰਹਾਰਾ। ਝੂਠ ਬਚਨ _ਇਨ ਮੁਝੈ ਉਚਾਰਾ। 
ਖੇਲਿ ਅਖੇਟ ਭੂਪ ਗ੍ਰਹਿ ਆਯੋ। _ਤਿਸੀ ਬਿਰਛ ਤਰ ਕਰੀ ਲਖਾਯੋ। _੧੯। 


੭%/ਤਲ 
ਪਕਰਿ ਭੁਜਾ ਗਜ ਪਰ _ਪਿਯ ਲਯੋ _ਚੜਾਇ_ਕੈ। 
ਭੋਗ ਅੰਬਾਰੀ ਬੀਚ ਕਰੇ ਸੁਖ ਪਾਇ ਕੈ। 


ਲਪਟਿ _ਲਪਟਿ ਦੋਊ ਕੇਲ _ਕਰਤ _ਮੁਸਕਾਇ _ਕਰਿ। 
ਹੋ _ਹਮਰੌ ਭੂਪਤਿ ਭੇਦ ਨ ਸਕਿਯੋ ਪਾਇ ਕਰਿ। ੨0। 


ਦੰਹਰਾ 
ਪਹਿਲੇ ਰੁਖ ਚੜਾਇ ਤਿਹ ਲੈ ਆਈ ਫਿਰਿ ਧਾਮ। 
ਉਲਟਾ ਤਿਹ ਝੂਠਾ _ਕਿਯਾ ਭੇਦ ਦਿਯਾ ਜਿਹ _ਬਾਮ। ੨੧। ੧। 
/ਡ/ਤਾ ਗੰ ਯਰੈੜ੍ਹਾ ਪਲ੍ਹਯਾਨੌ /ਤ੍ਰੇਲਾ ਗੱਰੇਤ੍ਂ ਮੰਡੀ ਭੂਆ ਨੰਠਾਦੇ ਤੀਨ ਐਂ ਲਰਤਰਾ ਗਾੰਰੇਤ੍ਹ ਗਮਮਤਨਾ 
ਡਤ ਨਭ# ਨ੍ਤ/ =੭੪/ ੬੭੮੧/ %ਫ੍ਹੀੰ/ 
ਚੱਧਾਣ? 
ਇਸਕ _ਤੈਬੋਲ ਸਹਿਰ ਹੈ _ਜਹਾ। ਇਸਕ _ਤੈਬੋਲ _ਨਰਾਧਿਪ _ਤਹਾ। 
ਸੀ ਸਿੰਗਾਰ ਮਤੀ ਤਿਹ ਦਾਰਾ। ਜਾ ਸੀ ਘੜੀ ਨ ਬੁਹਮੁ ਸੁ ਨਾਰਾ। ੧। 


੭%7ਤਲ 
ਸੀ _ਜਗ ਜੋਬਨ ਦੇ ਤਿਹ ਸੁਤਾ _ਬਖਾਨਿਯੈ। 
ਦੁਤਿਯ ਰੂਪ ਕੀ ਰਾਸ ਜਗਤ ਮਹਿ _ਜਾਨਿਯੈ। 
ਅਧਿਕ ਪੁਭਾ ਜਲ _ਥਲ ਮਹਿ ਜਾ ਕੀ ਜਾਨਿਯਤ। 
ਹੋ _ਨਰੀ _ਨਾਗਨੀ ਨਾਰਿ ਨ _ਵੈਸੀ ਮਾਨਿਯਤ। _੨। 


ਚਰਿਤ੍ਰ ਪਾਖਿਆਨ ੫੩੯ 


ਰਾਜੇ ਨੇ ਗੌਲ ਸੁਣ ਕੇ ਮਨ ਵਿਚ ਰਖੀ ਅਤੇ ਹੋਰ ਕਿਸੇ ਇਸਤਰੀ ਨੂੰ ਨ ਦਸੀ। ਜਦ 
ਪੁੰਤਰੀ ਦਾ ਹਾਥੀ ਨੇੜੇ ਆਇਆ, _ਤਦ ਪਿਤਾ ਨੇ ਉਸ ਨੂੰ ਨੇੜੇ _ਬੁਲਾਇਆ।੧੫। 


(ਰਾਜੇ ਦੀ) ਗੱਲ ਸੁਣ ਕੇ ਬੇਗਮ ਡਰ ਗਈ ਅਤੇ ਉਸ ਦਾ ਮਾਣ ਮਤਾ ਮਿਤਰ ਵੀ 
ਥਰਥਰ _ਕੰਬਣ _ਲਗਾ। _(ਅਤੇ _ਕਹਿਣ _ਲਗਾ--) ਮੈਨੂੰ ਹੁਣੇ ਰਾਜਾ ਪਕੜ ਲਵੇਗਾ ਅਤੇ ਇਸੇ 
ਜੰਗਲ ਵਿਚ ਮਾਰ ਮੁਕਾਏਗਾ।੧੬। 

ਇਸਤਰੀ ਨੇ ਪ੍ਰੇਮੀ ਨੂੰ ਕਿਹਾ-- (ਤੁਸੀਂ) ਮਨ ਵਿਚ ਨ ਡਰੋ। 


ਕਹਿੰਦੀ ਹਾਂ, ਉਹੀ ਕਰੋ। (ਉਸ ਨੇ) ਹਾਥੀ ਨੂੰ ਇਕ ਸ਼੍ਰਿਛ ਦੇ ਹੇਠੋਂ ਕਢਿਆ ਅਤੇ ਉਸ ਦਾ 
ਯਾਰ _ਉਸ (ਬ੍ਰਿਛ) ਨਾਲ _ਲਿਪਟ _ਗਿਆ।੧੭। 


ਆਪ ਪਿਤਾ ਕੋਲ ਆ ਗਈ ਅਤੇ (ਸ਼ਿਕਾਰ ਵਿਚ) ਬਹੁਤ ਸਾਰੇ _ਰਿਛ, _ਰੋਝ _ਅਤੇ 
ਹਿਰਨ ਮਾਰੇ। ਉਸ ਨੂੰ ਵੇਖ ਕੇ ਰਾਜਾ ਚੁਪ ਰਿਹਾ ਅਤੇ ਉਸ ਦਾਸੀ ਨੇ ਜੋ ਮੈਨੂੰ ਕਿਹਾ ਸੀ, 
ਉਸ ਨੂੰ ਝੂਠ _ਸਮਝਿਆ।੧੮। 

ਉਲਟਾ ਉਸੇ ਸਖੀ ਨੂੰ (ਰਾਜੇ ਨੇ) ਮਾਰ ਦਿੱਤਾ ਕਿ ਇਸ ਨੇ ਮੈਨੂੰ ਝੂਠੀ ਗੌਲ ਕਹੀ ਸੀ। 
ਰਾਜਾ ਸ਼ਿਕਾਰ ਖੇਡ ਕੇ ਘਰ ਆ ਗਿਆ। (ਕੁਮਾਰੀ ਨੇ) ਉਸੇ ਬ੍ਰਿਛ ਹੇਠੋਂ ਹਾਥੀ ਨੂੰ 


ਲੰਘਾਇਆ।੧੯। 
੭%/ਤਲ 

ਬਾਂਹ ਪਕੜ _ਕੇ ਉਸ ਨੇ ਪ੍ਰੀਤਮ ਨੂੰ ਹਾਥੀ _ਉਤੇ ਚੜ੍ਹਾ ਲਿਆ ਅਤੇ ਅੰਬਾਰੀ ਵਿਚ 
ਸੁਖ ਪੂਰਵਕ _ਸੋਯੋਗ _ਕੀਤਾ। _(ਉਹ) ਦੋਵੇਂ _ਲਿਪਟ _ਲਿਪਟ _ਕੇ _ਮੁਸਕਰਾਉਂਦੇ ਹੋਏ _ਰਤੀ- 
ਕੀੜਾ ਕਰ ਰਹੇ ਸਨ (ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ।੨0। 


ਦੰਹਰਾ 

ਪਹਿਲਾਂ ਉਸ ਨੂੰ ਬ੍ਰਿਛ ਉਤੇ ਚੜ੍ਹਾਇਆ ਅਤੇ ਫਿਰ ਘਰ ਲੈ ਆਈ। ਜਿਸ ਦਾਸੀ ਨੇ 
ਭੇਦ ਦਸਿਆ, ਉਸੇ ਨੂੰ ਉਲਟਾ ਝੂਠਾ _ਠਹਿਰਾਇਆ।੨੧। 

/ਏਥੇਂ ਗੰ ਗਰੇਤੁੰਪ/ਮਆਨ ਦੇ ਤੁਆ ਗੰਰੇਤ ਦੇ ਮੰਤ ਡੁਪ ਸੰਵਾਦ ਦੇ ੨੭੪੬ ਗਰੇਤੂ ਦੀ ਸ਼ਮਪਤਨ 

ਭ ਲਭ _ਹੰ/ _੨੭#/ ੪੬੭੮੧/ ਚਲਦਾ/ 

ਚੱਪਲਾਂ 

ਜਿਥੇ ਇਸਕ ਤੌਬੋਲ ਨਾਂ ਦਾ ਨਗਰ ਸੀ, ਉਥੇ ਇਸਕ ਤੈਬੋਲ ਨਾਂ ਦਾ ਰਾਜਾ ਸੀ। ਉਸ 
ਦੀ ਸ਼ਿਗਾਰ ਮਤੀ ਨਾਂ ਦੀ ਪਤਨੀ _ਸੀ। ਉਸ ਵਰਗੀ ਸੁੰਦਰ ਬ੍ਰਹਮਾ ਨੇ ਹੋਰ ਕੋਈ ਇਸਤਰੀ 
ਨਹੀਂ ਬਣਾਈ _ਸੀ।੧। 
੭%/ਤਲ 


ਉਸ ਦੀ ਪੁੱਤਰੀ ਨੂੰ ਜਗ ਜੋਬਨ ਦੇ (ਦੇਈ) ਕਹਿੰਦੇ ਸਨ। ਉਸ ਨੂੰ ਜਗਤ ਵਿਚ ਰੂਪ 
ਦੀ ਦੂਜੀ ਰਾਸ ਜਾਣਿਆ ਜਾਂਦਾ ਸੀ। ਉਸ ਦੀ ਜਲ ਥਲ ਵਿਚ ਬਹੁਤ ਪ੍ਰਭਾ ਜਾਣੀ ਜਾਂਦੀ 
ਸੀ। ਕੋਈ ਨਰੀ ਜਾਂ ਨਾਗਣ ਉਸ _ਵਰਗੀ ਨਹੀਂ ਮੰਨੀ ਜਾਂਦੀ ਸੀ।੨। 


੫੪0 


ਚਾੱਪਾਣ? 
ਰਾਜ ਸੁਤਾ ਤਾ ਕੀ ਛਬਿ ਲਹੀ। ਮਨ ਬਚ ਕਰਮ ਮਨ ਮੈ ਅਸ ਕਹੀ। 
ਏਕ _ਬਾਰ ਗਹਿ _ਯਾਹਿ ਮੰਗਾਊ। ਕਾਮ ਭੋਗ ਰੁਚਿ ਮਾਨ ਮਚਾਊ। ੪। 


ਪਠੈ _ਸਹਚਰੀ ਦਈ ਤਹਾ ਇਕ। _ਤਾਹਿ _ਬਾਤ _ਸਮੁਝਾਇ ਅਨਿਕ _ਨਿਕ। 
ਅਮਿਤ _ਦਰਬ ਦੈ ਤਾਹਿ ਭੁਲਾਈ। ਜਿਹ ਤਿਹ ਭਾਤਿ ਕੁਅਰਿ ਕੌ ਲਿਆਈ। ੫। 


ਭਾਤਿ _ਭਾਤਿ ਕੇ ਕਰਤ ਬਿਲਾਸਾ। _ਮਾਨਤ ਕਿਸੀ ਨ ਨਰ ਕੋ ਤ੍ਰਾਸਾ। 
ਤਬ ਲਗ ਆਇ ਪਿਤਾ ਤਹ ਗਯੋ। ਅਧਿਕ ਬਿਮਨ ਤਾ ਕੋ ਮਨ ਭਯੋ। ੬। 


ਅਵਰ ਘਾਤ ਤਬ ਹਾਥ ਨ ਆਈ। ਏਕ ਬਾਤ ਤਬ ਤਾਹਿ ਬਨਾਈ। 
ਬੀਚ _ਸਮ੍ਯਾਨਾ ਕੇ ਤਿਹ ਸੀਆ। ਐਚਿਤ ਨਾਵ _ਠਾਢ _ਕਰ _ਦੀਆ। ੭। 


ਉਪਰ ਅਵਰ _ਸਮ੍ਯਾਨਾ ਡਾਰਾ। ਵਾ ਕੋ ਜਾਇ ਨ ਅੰਗ ਨਿਹਾਰਾ। 
ਆਗੇ ਜਾਇ ਪਿਤਾ _ਚਲਿ ਲੀਨਾ। ਜੋਰਿ ਪ੍ਰਨਾਮ ਦੋਊ ਕਰ _ਦੀਨਾ। ੮। 


ਇਹ ਛਲ ਸੌ ਰਾਜਾ ਛਲਾ ਸਕਾ ਭੇਦ ਨਹਿ ਪਾਇ। 
ਦੁਹਿਤਾ ਕੇ ਗ੍ਰਿਹ ਜਾਇ ਸਿਰ ਆਯੋ ਕੋਰ ਮੁੰਡਾਇ। ੧0। ੧। 


/ਛਤਾ ਹੰ ਯਾਦ ਪਲ੍ਹਯਾਨ /ਤੂਯਾ ਗਾਠਤੋੇ ਮੰਤ ਝੂਪ ਅੰਭਾਦੇ ਤਨ ਸੌ ੰਡਤੰਨ ਲਾਂਨਤੂ _ ਸਆਖਤਮਆ 
ਗਤ ਨਮ ਨ੍ਤ/ =੨੭੫/ ੬੭੯੧/ %ਫਹੀ/ 


ਚੱਪਾਣ 
ਸੁਨਾ ਰਾਜਾ ਇਕ ਔਰ _ਕਹਾਨੀ। _ਕਿਨਹੂੰ _ਲਖੀ ਨ _ਕਿਨਹੂੰ _ਜਾਨੀ। 
ਸਹਿਰ ਹੈਦਰਾਬਾਦ ਬਸਤ _ਜਹ। _ ਸ੍ਰੀ _ਹਰਿਜਛ _ਕੇਤੁ _ਰਾਜਾ _ਤਹ।੧। 


ਚਰਿਤ੍ਰ ਪਾਖਿਆਨ ੫੪੧ 


ਦੰਹਰਾ 

ਉਥੇ ਇਕ _ਸਰਾਫ਼ ਦਾ ਪੁੱਤਰ ਸੀ ਜੋ ਬਹੁਤ ਹੀ ਸੁੰਦਰ ਸੀ। ਜੇ (ਉਸ ਨਾਲ) ਕੋਈ 
ਇਸਤਰੀ ਨੈਣ ਜੋੜ ਲੈਂਦੀ ਤਾਂ ਬੇਸੁਧ ਹੋ ਕੇ ਘਰ ਜਾਣ ਯੋਗ ਨ __ਰਹਿੰਦੀ।੩। 
ਚੱਪਾਣ 

ਰਾਜ ਕੁਮਾਰੀ ਨੇ (ਇਕ ਵਾਰ) ਉਸ ਦੀ ਛਬੀ ਨੂੰ ਵੇਖਿਆ ਅਤੇ ਮਨ, _ਬਚਨ ਤੇ 
ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਹਿਣ ਲਗੀ। ਜੇ ਇਸ ਨੂੰ ਇਕ ਵਾਰ ਪਕੜ ਕੇ ਘਰ 
ਮੰਗਵਾ ਲਵਾਂ, ਤਾਂ ਰੁਚੀ ਪੂਰਵਕ ਇਸ _ਨਾਲ _ਰਮਣ _ਕਰਾਂ।੪। 

ਇਕ ਦਿਨ ਇਕ ਦਾਸੀ ਨੂੰ ਸਾਰੀ ਗੱਲ ਅਨੇਕ ਤਰ੍ਹਾਂ ਨਾਲ ਸਮਝਾ ਕੇ ਉਸ ਪਾਸ ਭੇਜ 
ਦਿੱਤਾ। ਉਸ ਨੂੰ ਬਹੁਤ ਧਨ ਦੇ ਕੇ _(ਨਿਰਧਨਤਾ) ਭੁਲਾ ਦਿੱਤੀ। (ਉਹ) ਜਿਵੇਂ ਕਿਵੇਂ ਉਸ 
ਕੁਮਾਰ ਨੂੰ ਲੈ ਆਈ।੫। 

ਕਿਸੇ ਵੀ ਬੈਦੇ ਦਾ ਡਰ ਮੰਨੇ ਬਿਨਾ (ਉਸ ਨੇ ਉਸ ਨਾਲ) ਭਾਂਤ ਭਾਂਤ ਦੀ ਰਤੀ-ਕ੍ਰੀੜਾ 
ਕੀਤੀ। ਤਦ ਤਕ ਉਸ ਦਾ ਪਿਤਾ ਉਥੇ ਆ ਗਿਆ, ਤਾਂ ਉਸ (ਕੁਮਾਰੀ) ਦਾ ਮਨ ਬਹੁਤ 
ਉਦਾਸ ਹੋ ਗਿਆ।੬। 

ਉਦੋਂ ਉਸ ਨੂੰ ਹੋਰ ਕੋਈ ਦਾਓ ਨ ਸੁਝਿਆ, ਤਦ ਉਸ ਨੂੰ ਇਕ ਗੱਲ ਸੁਝੀ। ਉਸ ਨੂੰ 
ਸ਼ਾਮਿਆਨੇ ਵਿਚ _ਸੀ ਦਿੱਤਾ ਅਤੇ _ਤੜਾਵਾਂ (“ਨਾਵ”) ਖਿਚ ਕੇ ਖੜਾ __ਕਰ _ਦਿੱਤਾ।੭। 

(ਉਸ) ਉਪਰ _ਇਕ _ਹੋਰ ਸ਼ਾਮਿਆਨਾ ਪਾ ਦਿੱਤਾ, (ਤਾਂ ਜੋ) ਉਸ ਦਾ ਕੋਈ ਅੰਗ 
ਵੇਖਿਆ ਨ ਜਾ ਸਕੇ। ਪਿਤਾ ਨੂੰ ਅਗੋਂ ਚਲ ਕੇ ਮਿਲੀ ਅਤੇ ਦੋਵੇਂ ਹੱਥ ਜੋੜ ਕੇ _ਪ੍ਰਨਾਮ 
ਕੀਤਾ।੮। 


੭/#ਤਲ 


ਉਸ ਸ਼ਾਮਿਆਨੇ ਹੇਠਾਂ ਪਿਤਾ ਨੂੰ ਬਿਠਾਇਆ ਅਤੇ ਇਕ ਇਕ ਕਰ ਕੇ ਰਾਜੇ ਨੂੰ ਫੁਲ 
ਵਿਖਾਏ। ਜਦ ਰਾਜਾ ਵਿਦਾ ਹੋ ਕੇ ਆਪਣੇ ਘਰ ਆਇਆ, ਤਾਂ ਉਸ (ਸ਼ਾਮਿਆਨੇ) ਵਿਚੋਂ 
ਮਿਤਰ ਨੂੰ ਕਢ ਕੇ ਸੇਜ ਉਤੇ ਲ! ਲਿਆ।੯। 


ਦੰਹਰਾ 

ਇਸ ਛਲ ਨਾਲ ਰਾਜਾ ਛਲਿਆ ਗਿਆ ਅਤੇ ਭੇਦ ਨੂੰ ਨ ਪਾ ਸਕਿਆ। ਪੁੱਤਰੀ ਦੇ 
ਘਰ ਜਾ ਕੇ ਸੁਕਾ ਸਿਰ ਮੁੰਨਵਾ ਆਇਆ (ਅਰਥਾਤ! ਛਲਿਆ _ਗਿਆ)।੧0। 

/ਏਥੋਂ ਨੰ ਲਾਰਤੁੱਪ/ਨਆਨ ਦੇ ਤੂੰਆ ਗਾਹ ਦੇ ਮੰਤ ਝੂਪ ਸੰਵਾਦ ਦੇ ੨੭੫ਵੇ' ਲਾਠਤੂ ਟੀ ਸਸਤੀ 


ਭ ਨਭ _ਹੀ/ _੨੭੫/ ੪੬੭੯ਓ/ ਚਲਦਾ/ 
ਚੱਪਾਣ 
ਹੇ ਰਾਜਨ! ਇਕ ਹੋਰ ਕਹਾਣੀ ਸੁਣੋ। ਜੋ ਕਿਸੇ ਨੇ ਨ ਵੇਖੀ ਅਤੇ ਨ ਹੀ ਸੁਣੀ ਹੈ। 
ਜਿਥੇ ਹੈਦਰਾਬਾਦ ਸ਼ਹਿਰ ਵਸਦਾ ਸੀ, ਉਥੇ _ਹਰਿਜਛ ਕੇਤੁ ਨਾਂ ਦਾ ਰਾਜਾ (ਰਾਜ ਕਰਦਾ) 
ਸੀ।੧। 


੫੪੨ 


ਸੀ _ਦਸਮ-ਗ੍ੰਥ _ਸਾਹਿਬ 


ਗ੍ਰਿਹਿ ਮਦਮਤ ਮਤੀ ਤਿਹ ਨਾਰੀ। ਸ੍ਰੀ _ਪ੍ਰਬੀਨ ਦੇ ਧਾਮ ਦੁਲਾਰੀ। 
ਅਪਮਾਨ ਦੁਤਿ ਜਾਤ ਨ _ਕਹੀ। _ਜਾਨੁਕ ਫੂਲ _ਚੈਬੇਲੀ _ਰਹੀ। _੨। 


ਨਿਹਚਲ ਸਿੰਘ ਤਹਾ ਇਕ _ਛਤ੍ਰੀ। ਸੂਰਬੀਰ ਬਲਵਾਨ _ਤਿਅਤ੍ਰੀ। 
ਤਿਹ ਪ੍ਰਬੀਨ ਦੇ ਨੈਨ _ਨਿਹਾਰਾ। ਮਦਨ ਕ੍ਰਿਪਾਨ ਘਾਇ ਜਨੁ _ਮਾਰਾ। ੩। 


ਪਠੈ _ਸਹਚਰੀ _ਲਿਯਾ _ਬੁਲਾਇ। _ਭੋਗ _ਕਿਯਾ ਰੁਚਿ ਦੁਹੂੰ _ਬਢਾਇ। 
ਭਾਤਿ _ਭਾਤਿ ਤਨ ਚੁੰਬਨ ਕਰੈ। _ਸ਼ਿਬਿਧ ਪੁਕਾਰ ਆਸਨਨ _ਧਰੈ। ੪। 


ਤਬ ਤਹ ਆਇ ਗਯੋ _ਪਿਤੁ ਵਾ ਕੋ। ਭੋਗਤ ਹੁਤੋ ਜਹਾ ਪਿਯ ਤਾ _ਕੋ। 
ਚਮਕਿ ਚਰਿਤ੍ਰ _ਚੰਚਲਾ _ਕੀਨਾ। _ਪਰਦਨ ਬੀਚ _ਲਪਟਿ ਤਿਹ _ਲੀਨਾ। _੫। 


ਦੰਹਰਾ 
ਪਰਦਨ ਬੀਚ _ਲਪੇਟਿ ਤਿਹ _ਦਿਯਾ _ਧਾਮ _ਪਹੁਚਾਇ। 
ਮੁਖ ਬਾਏ ਰਾਜਾ ਰਹਾ ਸਕਾ ਚਰਿਤ੍ਰ ਨ ਪਾਇ। ੬। ੧। 


/ਏੱਤਾ ਹੀ ਗਾਂਠਤ ੫ਲ੍ਹਯਾਨੇ /ਤੇਯਾ ਲਾਠੜ੍ਹ ਅੰ ਭੂਪ ਨੰਭਾਦੇ ਤੀਨ ਨੋ /ਛਹਤਾੰਨ ਲਾਂਨਤ ਸਨਆਪਤਮ 


ਡਤ ਸੜ ਸ੍ਤ/ ੨੭੬/ ੬੭੯੭/ %ਫ੍ਹੀ/ 
ਦੱਖਣ? 
ਨਵਤਨ _ ਸੁਨਹੁ _ਨਰਾਧਿਪ _ਕਥਾ। _ਕਿਯਾ ਚਰਿਤ੍ਰ _ਚੰਚਲਾ _ਜਥਾ। 
ਤ੍ਰਿਥਕ ਮਹਾ ਰੁਦੂ ਹੈ ਜਹਾ। ਤ੍ਰਿਬਕ ਦਤ _ਨਰਾਧਪ _ਤਹਾ। _੧। 
ਤ੍ਰਿਬੰਕ ਪੁਰ ਤਾ ਕੋ ਬਹੁ ਸੋਹੈ। ਇੰਦੂ ਚੰਦੂ ਲੋਕ ਕਹ ਮੋਹੈ। 
ਸੀ _ਰਸਰੀਤਿ ਮਤੀ ਤਿਹ _ਨਾਰੀ। ਕੰਚਨ ਅਵਟਿ ਸਾਂਚੇ ਜਨੁ _ਢਾਰੀ। ੨। 


ਸੀ ਸੁਹਾਸ ਦੇ ਤਾ ਕੀ ਕੰਨ੍ਯਾ। ਜਿਹ ਸਮ ਉਪਜੀ ਨਾਰਿ ਨ ਅੰਨ੍ਯਾ। 


ਚ 


ਏਕ _ਚਤੁਰਿ ਅਰੁ _ਸੁੰਦਰਿ ਘਨੀ। ਜਿਹ ਸਮਾਨ ਕੋਈ ਨਹਿ ਬਨੀ। ੩। 


ਇਕ ਦਿਨ ਕੁਅਰਿ ਬਾਗ ਕੋ _ਚਲੀ। ਬੀਸ _ਪਚਾਸ ਲਏ ਸੰਗ ਅਲੀ। 
ਜਾਤ ਹੁਤੀ ਮਾਰਗ ਕੇ ਮਾਹੀ। ਸੁੰਦਰ ਨਿਰਖਾ ਏਕ ਤਹਾ ਹੀ। ੪। 


ਸੇਰ ਸਿੰਘ ਤਿਹ ਨਾਮ _ਬਿਰਾਜਤ। ਜਾਹਿ _ਨਿਰਖਿ ਰਤਿ ਕੋ ਮਨ ਲਾਜਤ। 
ਕਹ ਲਗਿ ਤਿਹ ਛਬਿ ਭਾਖਿ ਸੁਨਾਊ। ਪੂਰਭਾ ਕੇਰ ਸੁਭ ਗੁੰਥ ਬਨਾਊ। _੫। 


੭/#ਤਲ 


ਰਾਜ ਸੁਤਾ ਜਬ ਤੇ ਤਿਹ ਗਈ ਨਿਹਾਰਿ ਕਰਿ। 
ਰਹੀ ਮਤ ਹੈ ਮਨ ਇਹ ਬਾਤ ਬਿਚਾਰਿ ਕਰਿ। 

ਕੋਟਿ ਜਤਨ ਕਰਿ ਕਰਿ ਕਰਿ ਯਾਹਿ _ਬੁਲਾਇਯੈ। 
ਹੋ _ਕਾਮ ਕੇਲ ਕਰਿ ਯਾ ਸੋ ਹਰਖ ਕਮਾਇਯੈ। ੬। 


ਚਰਿਤ੍ਰ ਪਾਖਿਆਨ ੫੪੩ 


ਉਸ ਦੇ ਘਰ ਮਦਮਤ ਮਤੀ ਨਾਂ ਦੀ ਇਸਤਰੀ _ਸੀ। (ਉਨ੍ਹਾਂ ਦੇ) ਘਰ ਪ੍ਰਬੀਨ ਦੇ 
(ਦੇਈ) ਨਾਂ ਦੀ ਪੁੱਤਰੀ ਸੀ। ਉਸ ਦੀ ਬੇਮਿਸਾਲ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ 
ਸਕਦਾ। _(ਇੰਜ ਲਗਦਾ _ਸੀ) ਮਾਨੋ _ਚੰਬੇਲੀ ਦਾ ਫੁਲ ਹੋਵੇ।੨। 

ਉਥੇ ਇਕ ਨਿਹਚਲ ਸਿੰਘ ਨਾਂ ਦਾ ਛਤ੍ਹੀ ਸੀ। ਜੋ ਬਹੁਤ _ਸ਼ੂਰਵੀਰ, ਬਲਵਾਨ _ਅਤੇ 
ਅਸਤੁਧਾਰੀ _ਸੀ। _ਉਸ ਨੂੰ ਪ੍ਰਬੀਨ ਦੇਈ ਨੇ ਅੱਖਾਂ ਨਾਲ ਵੇਖਿਆ (ਤਾਂ ਇੰਜ ਲਗੀ) ਮਾਨੋ 
ਕਾਮ ਦੇਵ ਨੇ ਤਲਵਾਰ ਨਾਲ _ਮਾਰ ਦਿੱਤੀ ਹੋਵੇ।੩। 

(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਦੋਹਾਂ ਨੇ ਰੁਚੀ ਪੂਰਵਕ ਭੋਗ 
ਕੀਤਾ। ਭਾਂਤ ਭਾਂਤ ਨਾਲ ਚੁੰਬਨ ਲਏ _ਅਤੇ ਕਈ ਪ੍ਰਕਾਰ ਦੇ ਆਸਣ ਮਾਣੇ।੪। 

ਤਦ ਉਸ ਦਾ ਪਿਤਾ ਉਥੇ ਆ ਗਿਆ, ਜਿਥੇ ਉਸ ਦਾ ਪ੍ਰੀਤਮ ਉਸ ਨਾਲ ਰਤੀ- 
ਲੀਲ੍ਹਾ ਮਚਾ ਰਿਹਾ _ਸੀ। (ਉਸ) ਇਸਤਰੀ ਨੇ _ਤੀਬੂਤਾ ਨਾਲ ਇਕ ਚਰਿਤ੍ਰ ਕੀਤਾ ਅਤੇ ਉਸ 
(ਪ੍ਰੀਤਮ) ਨੂੰ _ਪਰਦਿਆਂ ਵਿਚ ਲਪੇਟ _ਲਿਆ।੫। 
ਦੰਹਰਾ 

ਉਸ ਨੂੰ ਪਰਦਿਆਂ ਵਿਚ ਲਪੇਟ ਕੇ _ਘਰ ਪਹੁੰਚਾ _ਦਿੱਤਾ। _ਰਾਜਾ ਮੂੰਹ ਔਂਡੀ ਰਹਿ 
ਗਿਆ ਅਤੇ ਚਰਿਤੂ ਨੂੰ ਸਮਝ _ਨ __ਸਕਿਆ।੬। 


/ਟਥੇਂ ਗੰ ਗੰਰੇਤੁੰਪ/ਮਆਨ ਦੇ ਤਆ ਗਰ ਦੇ ਮੰਤ ਭੂਪ ਸੰਵਾਦ ਦੇ ੩੭੫੬ ਗਰੇਤੂ ਦੀ ਸ਼ਆਪਤ£ 
ਆਭਾ ਲਭ _ਹੀ/ 2੭੬/ ੬੭੯੭) ਜਲਟਾ/ 
ਦੱਖਣ? 
ਹੇ ਰਾਜਨ! ਇਕ ਨਵੀਂ ਕਥਾ ਸੁਣੋ, ਜਿਸ ਤਰ੍ਹਾਂ ਦਾ (ਇਕ) ਇਸਤਰੀ ਨੇ ਚਰਿਤ੍ਰ ਕੀਤਾ 
ਸੀ। ਜਿਥੇ ਤ੍ਰਿੰਥਕ ਮਹਾ ਰੁਦੂ ਹੈ, ਉਥੇ ਤ੍ਰਿੰਬਕ ਦੱਤ ਨਾਂ ਦਾ ਰਾਜਾ (ਰਾਜ ਕਰਦਾ) ਸੀ।੧। 


ਦਾ ਦੇ (ਦੇਈ) ਸੀ ਜਿਸ ਵਰਗੀ ਕੋਈ ਹੋਰ ਨਾਰ ਪੈਦਾ 
ਸੀ। ਉਹ ਇਕ _ਸਿਆਣੀ ਅਤੇ ਦੂਜੇ _ਬਹੁਤ ਸੁੰਦਰ ਸੀ, ਜਿਸ ਵਰਗੀ (ਸੁੰਦਰ) 


ਹੋਰ ਨਹੀਂ ਬਣੀ 
ਇਕ _ਦਿਨ ਰਾਜ ਕੁਮਾਰੀ ਵੀਹ ਪੰਜਾਹ _ਸਖੀਆਂ ਨੂੰ ਨਾਲ ਲੈ ਕੇ ਬਾਗ ਨੂੰ _ਗਈ। 
ਵਿਚ ਜਾ ਰਹੀ ਸੀ, ਤਾਂ ਉਥੇ ਇਕ ਸੁੰਦਰ (ਆਦਮੀ) _ਵੇਖਿਆ।੪। 
ਉਸ ਦਾ ਨਾਮ ਸ਼ੇਰ ਸਿੰਘ ਸੀ। (ਉਹ ਇਤਨਾ ਸੁੰਦਰ ਸੀ ਕਿ) ਉਸ ਨੂੰ ਵੇਖ ਕੇ (ਕਾਮ 
ਦੇਵ ਦੀ ਇਸਤਰੀ) ਰਤੀ ਵੀ _ਲਜਿਤ ਹੁੰਦੀ ਸੀ। ਉਸ ਦੀ ਸੁੰਦਰਤਾ ਦਾ ਕਿਥੋਂ _ਤਕ 
ਵਰਣਨ _ਕਰਾਂ। (ਉਸ ਦੀ) ਸੁੰਦਰਤਾ ਲਈ _(ਇਕ) ਸ਼ੁਭ ਗ੍ਰੰਥ _ਬਣਾ _ਦਿਆਂ।੫। 
੭%#ਤਾਲ 


ਜਦ ਦੀ ਰਾਜ ਕੁਮਾਰੀ ਉਸ ਨੂੰ ਵੇਖ ਕੇ ਗਈ ਸੀ, ਤਾਂ (ਉਹ) ਇਹ ਗੱਲ ਵਿਚਾਰ ਕੇ 
ਮਨ ਵਿਚ ਮਸਤ ਹੋ _ ਰਹੀ ਸੀ ਕਿ ਕਰੋੜਾਂ ਯਤਨ ਕਰ ਕਰ ਕੇ ਉਸ ਨੂੰ ਬੁਲਾਵਾਂਗੀ ਅਤੇ 
ਉਸ ਨਾਲ _ਰਤੀ-ਕ੍ਰੀੜਾ ਕਰ ਕੇ ਸੁਖ ਪ੍ਰਾਪਤ _ਕਰਾਂਗੀ।੬। 


੫੪੪ 


ਆਵਤ ਨੈਨ _ਨਿਰਖਿ ਕਰਿ ਰਾਜਾ। ਇਹ ਬਿਧਿ _ਚਰਿਤ _ਚੰਚਲਾ _ਸਾਜਾ। 
ਰੋਮ ਨਾਸ ਤਿਹ ਬਦਨ _ਲਗਾਯੋ। ਨਾਰਿ ਭੇਸ ਤਾ ਕਹ ਪਹਿਰਾਯੋ। ੮। 


ਝਾਰੂ _ਏਕ ਹਾਥ _ਤਿਹ _ਲਿਯੋ। ਦੂਜੇ ਹਾਥ ਟੋਕਰਾ ਦਿਯੋ। 

ਮੁਹਰਨ ਔਰ _ਰਪੈਯਨ ਭਰੋਂ। _ਤਾਹਿ _ਚੰਡਾਰੀ ਭਾਖਿਨਿ ਕਰੋ। ੯। 

ਨ੍ਹਿਪ ਆਗੇ ਕਰਿ ਤਾਹਿ ਨਿਕਾਰਿਯੋ। ਮੂੜ ਭੂਪ ਨਹਿ ਭੇਦ ਬਿਚਾਰਿਯੋ। 
ਕਾਢਿ ਖੜਗ _ਤਿਹ _ਹਨਤ ਨ _ਭਯੋ। ਜਾਨਿ ਚੰਡਾਰ ਤਾਹਿ ਨ੍ਰਿਪ ਗਯੋ। _੧0। 


ਜਿਨ ਇਹ ਮੋਰ ਅੰਗ ਛੁਹਿ _ਜਾਇ। ਮੁਝੈ ਕਰੈ ਅਪਵਿਤ੍ਰ _ਬਨਾਇ। 
ਤਾਹਿ ਪਛਾਨਿ ਪਕਰਿ ਨਹਿ _ਲਯੋ। ਲੈ ਮੁਹਰੈ ਸੁੰਦਰ ਘਰ _ਗਯੋ। _੧੧। ੧। 


/ਏੱਤਾ ਨੰ ਗਾਰ ੫ਖ੍ਹਯਲਾਨੇ /$ੈਯਾ ਲਾਰਦ੍ਹੇ ਆਹਾ ਭੂਆ ਸੰਭਾਏੇ ਤੀਨ ਸੈ ਸ਼ਤਤਰ ਲਾਰਤ੍ਹ ਆਤਮ 


ਤੂਤ 


ਮੂ 


੩; 


ਡਾ ਨਭ# ਡਤ/ _੨੭੭/ ੬੮6੮/ ਅਫਨੰ/ 


ਚੱਪਲਾਂ 


ਤ੍ਰਿਹਾਟਕ ਸੈਨ _ਭਨਿਜੈ। _ਨਗਰ _ਤਿਹਾੜੋ _ਜਾਹਿ _ਕਹਿਜੈ। 


ਤ੍ਰਿਹਾਟਕ ਪੁਰੀ _ਬਖਾਨੈ। _ਦਾਨਵ _ਦੇਵ ਜਛ ਸਭ _ਜਾਨੈ। _੧। 


ਮਹਬੂਬ _ਮਤੀ ਤਿਹ ਨਾਰੀ। ਜਿਹ ਸਮ ਸੁੰਦਰਿ ਕਹੂੰ ਨ ਕੁਮਾਰੀ। 


ਨਾਰਿ ਮ੍ਰਿਦੁਹਾਸ ਮਤੀ _ਤਿਹ। ਨਹਿ ਸਸਿ ਸਮ _ਕਹਿਯਤ ਆਨਨ _ਜਿਹ। _੨। 


ਮਹਬੂਬ _ਮਤੀ ਤਨ ਨ੍ਰਿਪ ਰਤਿ। _ਦੁਤਿਯ ਨਾਰਿ ਪਰ ਨਹਿ ਆਨਨ ਮਤਿ। 


ਅਧਿਕ ਭੋਗ ਤਿਹ ਸਾਥ _ਕਮਾਯੋ। ਏਕ ਪੁਤ੍ਰ ਤਾ ਤੇ ਉਪਜਾਯੋ। _੩। 


ਦੁਤਿਯ 


ਨਾਰਿ ਤੇ ਸਾਥ ਨ ਪ੍ਰੀਤਾ। ਤਾਹਿ ਨ ਬੀਚ _ਲ੍ਯਾਵਤ _ਚੀਤਾ। 


ਸੁਤਵੰਤੀ ਇਕ ਪੁਨਿ ਪਤਿ ਪ੍ਰੀਤ। ਅਵਰ _ਤ੍ਰਿਯਹਿ ਲ੍ਯਾਵਤ ਨਹਿ __ਚੀਤ। ੪। 


ਦੁਤਿਯ 


ਨਾਰਿ ਤਬ ਅਧਿਕ _ਰਿਸਾਈ। ਏਕ ਘਾਤ ਕੀ ਬਾਤ _ਬਨਾਈ। 


ਸਿਸ ਕੀ ਗੁਦਾ ਗੋਖਰੂ _ਦਿਯਾ। ਤਾ ਤੇ ਅਧਿਕ ਦੁਖਿਤ ਤਿਹ _ਕਿਯਾ। ੫। 


ਬਾਲਕ 


ਨਿਰਖਿ _ਤਾਤ ਮਾਤਾ ਦੁਖ ਪਾਯੋ। 


ਅਧਿਕ _ਦੁਖਾਤੁਰ ਭਯੋ। _ਰੋਵਤ ਧਾਮ _ਮਾਤ ਕੇ _ਗਯੋ। 
ਭਲੀ ਭਲੀ _ਧਾਯਾਨ _ਮੰਗਾਯੋ। _੬। 


ਚਰਿਤ੍ਰ ਪਾਖਿਆਨ ਪ੪੫ 
ਦੱ ਘਣਾ 

(ਰਾਜ ਕੁਮਾਰੀ ਨੇ) ਉਸ ਪਾਸ ਇਕ ਸਖੀ ਨੂੰ ਭੇਜਿਆ। (ਉਹ) ਜਿਵੇਂ ਕਿਵੇਂ ਉਸ 
ਬੁਲਾ ਲਿਆਈ। _ਉਹ ਦੋਹਰਾ ਛੰਦ (ਗੀਤ) ਪੜ੍ਹ _ਕੇ ਰਮਣ ਕਰ ਰਹੇ ਸਨ ਅਤੇ ਕਾਮ 
ਸਾਰਾ ਕਰ ਰਹੇ _ਸਨ।੭। 
ਉਸ (ਰਾਜ ਕੁਮਾਰੀ) ਨੇ ਰਾਜੇ ਨੂੰ ਆਉਂਦਿਆਂ _ਔਖਾਂ ਨਾਲ _ਵੇਖਿਆ, ਤਾਂ ਰਾਜ 
ਕੁਮਾਰੀ ਉਸ ਦੇ ਸ਼ਰੀਰ ਉਤੇ _ਰੋਮਨਾਸਨੀ ਲਗਾ ਕੇ (ਵਾਲ 
ਕਰ ਦਿੱਤੇ ਅਤੇ) ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ।੮। 
ਉਸ ਨੇ ਇਕ ਹੱਥ ਵਿਚ ਝਾੜੂ ਪਕੜ _ਲਿਆ ਅਤੇ ਦੂਜੇ ਵਿਚ ਟੋਕਰਾ ਥਮਾ_ਦਿੱਤਾ। 
(ਟੋਕਰਾਂ) ਮੋਹਰਾਂ ਅਤੇ ਰੁਪੈਯਾਂ ਨਾਲ _ਭਰ _ਦਿੱਤਾ ਅਤੇ _ਉਸ ਨੂੰ ਚੂਹੜੀ _ਕਹਿ _ਦਿੱਤਾ।੯। 


ਰਾਜੇ ਦੇ ਸਾਹਮਣਿਓਂ ਉਸ ਨੂੰ ਕਢ ਦਿੱਤਾ। ਪਰ ਮੂਰਖ ਰਾਜੇ ਨੇ ਕੁਝ ਵੀ ਭੇਦ ਨ 
ਸਮਝਿਆ। ਤਲਵਾਰ ਕਢ ਕੇ ਉਸ ਨੂੰ ਨ ਮਾਰਿਆ ਅਤੇ ਉਸ ਨੂੰ ਚੂਹੜੀ ਸਮਝ ਕੇ ਰਾਜਾ 
ਚਲਾ ਗਿਆ।੧0। 

(ਰਾਜਾ ਇਹ ਸੋਚਦਾ ਸੀ) ਮਤਾਂ ਮੇਰੇ ਸ਼ਰੀਰ ਨੂੰ ਛੋਹ ਜਾਏ ਅਤੇ ਮੈਨੂੰ ਅਪਵਿਤ੍ਰ _ਕਰ 
ਜਾਏ। ਉਸ ਨੂੰ ਪਛਾਣ ਕੇ ਪਕੜ ਨ ਸਕਿਆ ਅਤੇ ਮੋਹਰਾਂ ਲੈ ਕੇ ਉਹ ਸੁੰਦਰ (ਆਦਮੀ) 
ਘਰ ਨੂੰ ਚਲਾ _ਗਿਆ।੧੧। 

/ਏਥੇਂ ਨੰ ਗੰਰੇਤੁੰਪ/ਮਆਨ ਦੇ ਤੀਆ ਗਰੇਤੂ ਦੇ ਮੰਤ ਭੂਪ ਸੰਵਾਦ ਦੇ ੩੭੭ਵੰ' ਗਾਰੇੜਹ ਦੀ ਸਮਘਤਨੀ 

ਆਭਾ ਡ੍ਭ ਹ/ _=੭੭/ ੪੬੮੭੮/ ਚਲਦਾ? 


ਪ੍ਰ 02੧੨ 


ਚੱਪਣਾ 

ਤ੍ਰਿਹਾਟਕ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ। 
ਜਾਂਦਾ ਸੀ। ਉਸ ਨੂੰ ਤ੍ਰਿਹਾਟਕ ਪੁਰੀ ਵੀ ਕਹਿੰਦੇ ਸਨ 
ਜਾਣਦੇ ਸਨ।੧। 

ਮਹਬੂਬ ਮਤੀ ਉਸ ਦੀ ਇਸਤਰੀ ਸੀ ਜਿਸ ਵਰਗੀ ਸੁੰਦਰ ਕੋਈ ਹੋਰ ਕੁਮਾਰੀ ਨਹੀਂ 
ਸੀ। ਉਸ ਦੀ ਦੂਜੀ ਇਸਤਰੀ ਮ੍ਰਿਦੁਹਾਸ ਮਤੀ ਸੀ ਜਿਸ ਦੇ ਮੁਖ ਦੇ ਸਮਾਨ ਚੰਦ੍ਰਮਾ ਵੀ 
ਨਹੀ ਸੀ।੨। 

ਮਹਬੂਬ ਮਤੀ ਨਾਲ ਰਾਜੇ ਦਾ ਪ੍ਰੇਮ ਸੀ। ਪਰ ਦੂਜੀ ਇਸਤਰੀ ਵਲ ਮਹ ਨਹੀਂ ਕਰਦਾ 
ਸੀ। (ਉਸ ਨੇ) ਉਸ (ਮਹਬੂਬ ਮਤੀ) ਨਾਲ ਬਹੁਤ ਭੋਗ ਕੀਤਾ ਅਤੇ ਉਸ ਤੋ ਇਕ ਪੁੱਤਰ 
ਪੈਦਾ _ਕੀਤਾ।੩। 

(ਉਸ ਦੀ) ਦੂਜੀ ਇਸਤਰੀ ਨਾਲ ਪ੍ਰੀਤ ਨਹੀਂ _ਸੀ। ਨੂੰ 
ਲਿਆਉਂਦਾ _ਸੀ। _(ਮਹਬੂਬ _ਮਤੀ) ਇਕ ਪੁੱਤਰਵਤੀ ਸੀ ਅਤੇ ਦੂਜੀ ਪਤੀ ਨਾਲ ਪ੍ਰੀਤ _ਸੀ। 
(ਇਸ ਲਈ) ਉਹ ਹੋਰ ਕਿਸੇ ਇਸਤਰੀ ਨੂੰ ਚਿਤ ਵਿਚ ਨਹੀਂ ਲਿਆਉਂਦੀ _ਸੀ।੪। 

(ਰਾਜੇ ਦੇ ਇਸ ਸਲੂਕ ਕਰ ਕੇ) ਦੂਜੀ ਇਸਤਰੀ ਤਦ ਬਹੁਤ ਕ੍ਰੋਧਿਤ ਹੋਈ ਅਤੇ ਇਕ 
ਛਲ ਕਰਨ _ਦਾ ਮਨ _ਬਣਾਇਆ। (ਉਸ ਨੇ) ਬੋਚੇ ਦੀ ਗੁਦਾ ਵਿਚ _ਭਖੜਾ _('ਗੋਖਰੂ”) ਦੇ 
ਦਿੱਤਾ। ਇਸ _ਨਾਲ ਉਸ ਨੂੰ ਬਹੁਤ ਦੁਖੀ _ਕੀਤਾ।੫। 
ਬਾਲਕ _ਦੁਖ _ਨਾਲ ਬਹੁਤ ਆਤੁਰ ਹੋ ਗਿਆ ਅਤੇ ਰੋਂਦਾ ਹੋਇਆ ਮਾਂ ਦੇ ਘਰ ਆ 
ਪੁੱਤਰ _('ਤਾਤ”) ਨੂੰ ਵੇਖ ਕੇ ਮਾਤਾ ਬਹੁਤ ਦੁਖੀ ਹੋਈ _ਅਤੇ ਚੰਗੀਆਂ _ਚੰਗੀਆਂ 


ਮੰਗਵਾਈਆਂ।੬। 


ਉਸ ਦੇ ਨਗਰ ਨੂੰ ਤਿਹਾੜ ਕਿਹਾ 
ਅਤੇ 


ਦੈਂਤ, ਦੇਵਤੇ ਅਤੇ _ਯਕਸ਼ ਸਭ 


ਉਸ ਨੂੰ ਚਿਤ ਵਿਚ ਨਹੀਂ 


ਗਿਆ। 
ਦਾਈਆਂ 


੫੪੬ 


ਸੀ _ਦਸਮ-ਗ੍ੂੰਥ _ਸਾਹਿਬ 


ਇਹ ਚਰਿਤ੍ਰ ਬਾਲਹਿ ਦੁਖ ਦਿਯੋ। ਆਪਨ ਭੇਸ ਧਾਇ ਕੋ ਕਿਯੋ। 
ਕਿਯਾ ਸਵਤਿ ਕੇ ਧਾਮ _ਪਯਾਨਾ। ਭੇਦ _ਨਾਰਿ _ਕਿਨਹੂੰ _ਨ__ਪਛਾਨਾ। _੭। 


ਔਖਧ ਏਕ ਹਾਥ ਮੈ ਲਈ। ਸਿਸੁ ਕੀ ਪੁਥਮ ਮਾਤ ਕੌ ਦਈ। 
ਬਰੀ ਖਾਤ ਰਾਨੀ ਮਰਿ ਗਈ। ਸੂਛ ਸੁਘਰਿ ਰਾਨੀ ਫਿਰਿ ਅਈ। ੮। 


ਨਿਜੁ ਗ੍ਰਿਹ ਆਇ ਭੇਸ ਨ੍ਰਿਪ ਤ੍ਰਿਯ ਧਰਿ। ਜਾਤਿ ਭਈ ਅਪਨੀ ਸਵਿਤਨ _ਘਰ। 
ਸਿਸੁ ਕੋ ਕਾਢਿ ਗੋਖਰੂ ਡਾਰੋ। ਤਾਹਿ ਸੁਘਰਿ ਤਿਹ ਸੁਤ ਕਰਿ ਪਾਰੋ। ੯। 


ਇਹ ਛਲ ਸੋ _ਸਵਤਿਨ ਕਹ ਮਾਰਾ। _ਸਿਸਹੁ ਜਾਨਿ ਸੁਤ ਲਿਯੋ _ਉਬਾਰਾ। 
ਨ੍ਹਿਪਹ ਸੰਗ ਪੁਨਿ ਕਰਿ _ਲਿਯ ਪ੍ਯਾਰਾ। ਭੇਦ ਅਭੇਦ ਨ_ਕਿਨੂੰ ਬਿਚਾਰਾ। ੧0। ੧। 


/ਏੱਤਾ ਡਾ ਗਾਰੇਤ੍ਹ ਪਖੂਯਾਨੋ /ਤੈਯਾ ਲਾਰਤੇ ਘਾ ਭੂਪ ਅੰਭਾਦੇ ਤਨ ਐਂ ਅਠਹਤਾੰਨ ਗਾਰੇੜ੍ਹ 
ਗਨਯਤਨ ਗਤ ਨਭ# #ਤ/ _=੭੮/ ੪੬੮੧੮/ #ਫਨੀੰ/ 


ਚੱਪਣਾ 
ਸੁਨ ਰਾਜਾ ਇਕ ਔਰ ਪ੍ਰਸੰਗਾ। ਜਿਹ ਬਿਧਿ ਭਯੋ _ਨਰੇਸੁਰ ਸੰਗਾ। 
ਮਿਰਿਦੁਲਾ ਦੇ ਤਿਹ ਨਾਰਿ _ਭਨਿਜੈ। ਇੰਦੂ ਚੰਦੂ _ਪਟਤਰ ਤਿਹ ਦਿਜੈ। _੧। 


੭%#ਤਾਲ 
ਸ੍ਰੀ ਸੁਪ੍ਰਭਾ ਦੇ ਤਾ ਕੀ ਸੁਤਾ ਬਖਾਨਿਯੈ। 
ਸੁੰਦਰੀ ਲੋਕ _ਚਤੁਰਦਸ _ਜਾਨਿਯੈ। 
ਸਹਚਰਿ ਤਾ ਕੌ ਭਰਿ ਨੈਨ ਨਿਹਾਰਹੀ। 
ਪਰੀ _ਪਦੂਮਨੀ ਪੁਕ੍ਰਿਤ ਸੁ ਵਾਹਿ _ਬਿਚਾਰਹੀ। ੨। 


4 ਵਹ 


ਚੱਪਣਾ 
ਹਾਟਕਪੁਰ ਤਿਨ ਕੋ _ਦਿਸਿ _ਦਛਿਨ। ਰਾਜ _ਕਰਤ ਤੇ ਤਹਾ _ਬਿਚਛਨ। 
ਤਿਹ ਪੁਰ ਏਕ ਸਾਹ ਕੋ ਪੁਤ੍ਰ। ਜਨੁ ਕਰਿ ਬਿਧਨਾ ਠਟਾ ਚਰਿਤੁ। ੩। 


ਬ੍ਯਾਘੂ _ਕੇਤੁ _ਤਿਹ ਨਾਮ _ਕਹਿਜੈ। _ਛਤ੍ਹ _ਜਾਤਿ _ਰਘੁਬੰਸ _ਭਨਿਜੈ। 
ਪ੍ਰਗਟ ਜਾਨੁ ਅਵਤਾਰ _ਅਨੰਗਾ। _ਐਸੋ ਸਾਹ ਪੁਤੁ ਕੋ _ਅੰਗਾ। _੪। 


ਲਾਗੀ ਲਗਨ ਤਵਨ ਪਰ _ਬਾਲਾ। _ਸਖੀ _ਪਠੀ ਇਕ ਤਹਾ _ਰਿਸਾਲਾ। 
ਸੋ_ਚਲਿ ਗਈ ਕੁਅਰ ਕੇ ਧਾਮਾ। ਜਿਮਿ ਤਿਮਿ ਤਾਹਿ ਪੁਬੋਧ੍ਯੋ _ਬਾਮਾ। ੫। 


ਜਾਤ ਭਈ ਤਾ ਕਹ ਲੈ ਤਹਾ। ਮਾਰਗ _ਕੁਅਰਿ _ਬਿਲੋਕਤ ਜਹਾ। 
ਨਿਰਖਤ ਨੈਨ _ਗਰੇ _ਲਪਟਾਈ। _ਸੇਜਾਸਨ ਪਰ _ਲਿਯੋ __ਚੜਾਈ। _੬। 


ਚਰਿਤ੍ਰ ਪਾਖਿਆਨ ੫੪੭ 


ਇਸ ਚਰਿਤ੍ਰ _ਨਾਲ _(ਬੌਚੇ ਦੀ) ਮਾਤਾ ਨੂੰ ਦੁਖ ਦਿੱਤਾ ਅਤੇ ਆਪ _ਦਾਈ ਦਾ ਭੇਸ 
ਵਟਾਇਆ। (ਫਿਰ) ਸੌਂਕਣ ਦੇ ਘਰ _ਗਈ। ਪਰ ਉਸ ਇਸਤਰੀ ਦਾ ਭੇਦ ਕਿਸੇ ਨ 
ਸਮਝਿਆ।੭। 

(ਉਸ ਨੇ) ਇਕ ਦਵਾਈ ਹੱਥ ਵਿਚ ਲਈ। ਪਹਿਲਾਂ ਬਚੇ ਦੀ ਮਾਤਾ ਨੂੰ ਦਿੱਤੀ। ਗੋਲੀ 
(“ਬਰੀ”) ਖਾਂਦਿਆਂ ਹੀ ਰਾਣੀ ਮਰ _ਗਈ। _(ਉਹ) ਸਵੱਛ ਅਤੇ ਸੁਘੜ ਰਾਣੀ ਫਿਰ ਘਰ ਆ 
ਗਈ।੮। 

ਉਸ ਨੇ ਘਰ ਆ ਕੇ ਰਾਣੀ ਦਾ ਭੇਸ ਧਾਰਨ ਕਰ ਲਿਆ ਅਤੇ ਆਪਣੀ ਸੌਂਕਣ ਦੇ 
ਘਰ ਚਲੀ ਗਈ। _ਉਸ ਨੇ ਬਚੇ ਦਾ ਭਖੜਾ ਕਢ _ਦਿੱਤਾ। ਤਦ ਉਸ ਬੋਚੇ ਨੂੰ ਉਸ ਸੁਘੜ 
ਇਸਤਰੀ ਨੇ ਪੁੱਤਰ ਕਰ ਕੇ _ਪਾਲਿਆ।੯। 

ਇਸ ਛਲ ਨਾਲ (ਉਸ ਨੇ) ਸੌਂਕਣ ਨੂੰ ਮਾਰਿਆ ਅਤੇ ਬੋਚੇ ਨੂੰ ਪੁੱਤਰ ਜਾਣ ਕੇ 
ਪਾਲਿਆ। (ਉਸ ਨੇ) ਰਾਜੇ ਨਾਲ ਫਿਰ ਪ੍ਰੇਮ ਕਰ ਲਿਆ। ਪਰ ਇਸ ਭੇਦ ਅਭੇਦ ਨੂੰ ਕੋਈ 
ਨ ਸਮਝ _ਸਕਿਆ।੧0। 

/ਏਥੇਂ ਸਰੀ ਗੰਰੇਤੁੰਪ/ਮਆਨ ਦੇ ਤਆ ਗਰੇਤੂ ਦੇ ਮੰਤ ਭੂਪ ਸੰਵਾਦ ਦੇ ੩੭੮ਵਂ' ਗਤ ਦੀ ਸਆਘਤਨ 

ਆਭਾ ਸਭ ਹ/ _=੭੮/ ੬੮੧੮/ ਚਲਦਾ? 


ਚੱਪਣਾ 

ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ, ਜਿਸ ਤਰ੍ਹਾਂ ਦਾ ਰਾਜੇ ਨਾਲ ਹੋਇਆ ਸੀ। ਮ੍ਰਿਦੁਲਾ 
ਦੇ (ਦੇਈ) ਉਸ ਦੀ ਇਸਤਰੀ _ਅਖਵਾਉਂਦੀ _ਸੀ। _ਉਸ ਦੀ ਉਪਮਾ ਇੰਦਰ ਅਤੇ ਚੰਦੂਮਾ 
ਨਾਲ ਦਿੱਤੀ ਜਾਂਦੀ _ਸੀ।੧। 
੭%#ਤਾਲ 

ਉਸ ਦੀ ਪੁੱਤਰੀ ਦਾ ਨਾਂ ਸੁਪ੍ਹਭਾ ਦੇ (ਦੇਈ) ਕਿਹਾ ਜਾਂਦਾ ਸੀ। ਉਸ ਨੂੰ ਚੌਦਾਂ ਲੋਕਾਂ 
ਵਿਚ ਮਹਾਨ ਸੁੰਦਰੀ ਮੰਨਿਆ ਜਾਂਦਾ _ਸੀ। ਜੋ ਸਖੀ ਵੀ ਉਸ ਨੂੰ ਚੰਗੀ ਤਰ੍ਹਾਂ ਅੱਖਾਂ ਨਾਲ 
ਵੇਖਦੀ ਸੀ, ਤਾਂ ਉਹ ਉਸ ਨੂੰ ਪਰੀ ਜਾਂ ਪਦਮਨੀ ਦੇ ਸਰੂਪ _ਵਰਗਾ ਸਮਝਦੀ _ਸੀ।੨। 


ਜੱਪਣਾ 

ਉਸ ਦਾ ਹਾਟਕਪੁਰ (ਨਗਰ) _ਦੌਖਣ ਵਾਲੇ ਪਾਸੇ ਸੀ ਜਿਥੇ _ਉਹ ਸਿਆਣਾ (ਰਾਜਾ) 
ਰਾਜ ਕਰਦਾ _ਸੀ। ਉਸ ਨਗਰ ਵਿਚ ਇਕ ਸ਼ਾਹ ਦਾ ਪੁੰਤਰ (ਰਹਿੰਦਾ) ਸੀ। (ਇਤਨਾ ਸੁੰਦਰ 
ਸੀ) ਮਾਨੋ _ਵਿਧਾਤਾ ਨੇ ਇਕ _ਛਲ-ਚਰਿਤ੍ਰ ਹੀ ਬਣਾਇਆ ਹੋਵੇ।੩। 

ਉਸ ਦਾ ਨਾਂ ਬ੍ਯਾਘੂ _ਕੇਤੁ ਦਸਿਆ ਜਾਂਦਾ _ਸੀ। _ਉਸ ਨੂੰ ਰਘੁਬੰਸ ਜਾਤਿ ਦਾ ਛਤਰ 
ਸਮਝਿਆ ਜਾਂਦਾ ਸੀ। _ਉਸ ਸ਼ਾਹ ਦੇ ਪੁੱਤਰ ਦਾ ਅਜਿਹਾ (ਸੁੰਦਰ) ਸ਼ਰੀਰ ਸੀ, ਮਾਨੋ ਕਾਮ 
ਦੇਵ ਦਾ ਅਵਤਾਰ ਪ੍ਰਗਟ ਹੋਇਆ ਹੋਵੇ।੪। 

(ਉਸ) ਰਾਜ ਕੁਮਾਰੀ ਦੀ ਲਗਨ _ਉਸ _ਨਾਲ ਲਗ _ਗਈ। _ਉਸ ਨੇ ਇਕ ਸਿਆਣੀ 


ਨੇ ਜਿਵੇਂ ਕਿਵੇਂ ਉਸ ਨੂੰ _ਸਮਝਾਇਆ।੫। 

ਉਸ ਨੂੰ ਲੈ ਕੇ ਉਥੇ ਗਈ, ਜਿਥੇ ਰਾਜ ਕੁਮਾਰੀ ਉਸ ਦਾ ਰਾਹ ਵੇਖ ਰਹੀ ਸੀ। (ਉਸ 
ਨੂੰ) ਅੱਖਾਂ ਨਾਲ ਵੇਖਦਿਆਂ ਹੀ ਗਲੇ _ਨਾਲ ਲਗਾ __ਲਿਆ ਅਤੇ ਸੇਜ ਦੇ ਆਸਣ ਉਪਰ 
ਚੜ੍ਹਾ _ਲਿਆ।੬। 


੫੪੮ 


ਸੀ _ਦਸਮ-ਗ੍ਰੰਥ _ਸਾਹਿਬ 


ਦੀ 
।ਂ 
। 


ਸੋ ਕੀੜਾ। _ਕਾਮਨਿ _ਕਾਮ _ਨਿਵਾਰੀ _ਪੀੜਾ। 
ਸੁ ਦਿਨ ਧਾਮ ਬਾਮ ਤਿਹ ਰਾਖਾ। ਮਾਤ ਪਿਤਾ ਤਨ ਭੇਦ ਨ ਭਾਖਾ। ੭। 


ਤਾ 4 


ਲੋ _ਬ੍ਯਾਹਿ ਦਯੋ ਤਿਹ ਤਾਤੈ। ਭੂਲਿ ਗਈ ਵਾ ਕੌ ਵੈ ਬਾਤੈ। 
ਪ੍ਯਾਰੇ ਬਿਨ _ਰਹਿਯੋ ਨ _ਗਯੋ। _ਘਾਲਿ ਸੈਦੂਕਹਿ ਸਾਥ _ਚਲਯੋ। _੮। 


ਰਿ 


ਸੁ ਦਿਨ ਤਾ ਸੌ ਭੋਗ ਕਮਾਵੈ। ਸੋਵਤ ਰਹੈ ਨ ਭੂਪਤਿ ਪਾਵੈ। 

ਦਿਵਸ ਜਬ ਹੀ ਨ੍ਰਿਪ ਜਾਗਾ। _ਰਨਿਯਹਿ ਛੋਰਿ ਜਾਰ ਉਠਿ _ਭਾਗਾ। ੯। 
ਸੋ ਬਚਨ ਕੋਪ ਕਰਿ ਭਾਖਿਯੋ। ਤੈ ਲੈ ਜਾਰ ਧਾਮ ਕਿਮਿ ਰਾਖਿਯੋ। 
ਅਬ ਹੀ ਮੁਹਿ ਬਾਤ _ਬਤਾਵੇ। ਕੈ ਪ੍ਰਾਨਨ ਕੀ ਆਸ ਚੁਕਾਵੋ। ੧0। 


ਬੋ ਮੈਂ ਗੇ 


2 


ਬਾਤ _ਸਤ੍ਯ _ਜਾਨੀ _ਜਿਯ _ਰਾਨੀ। ਮੁਝੈ _ਨ ਨ੍ਰਿਪ _ਛਾਡਤ _ਅਭਿਮਾਨੀ। 
ਭਾਂਗ _ਘੋਟਨਾ ਹਾਥ _ਸੰਭਾਰਾ। _ਫੋਰਿ ਨਰਾਧਿਪ _ਕੇ ਸਿਰ _ਡਾਰਾ। _੧੧। 


ਬਹੁਰਿ ਸਭਨ _ਇਹ _ਭਾਤਿ _ਸੁਨਾਈ। ਪੂਜਾ _ਲੋਗ ਜਬ _ਲਏ _ਬੁਲਾਈ। 
ਮਦ _ਕਰਿ ਭੂਪ ਭਯੋ ਮਤਵਾਰਾ। ਪਹਿਲ ਪੁਤ੍ਰ ਕੋ ਨਾਮ _ਉਚਾਰਾ। _੧੨। 


ਮ੍ਰਿਤਕ ਪੁਤ੍ਰ ਕੋ _ਨਾਮਹਿ ਲਯੋ। ਤਾ ਤੇ ਅਧਿਕ ਦੁਖਾਤੁਰ ਭਯੋ। 


ਸੋਕ ਤਾਪ ਕੋ ਅਧਿਕ ਬਿਚਾਰਾ। _ ਮੂੰਡ ਫੋਰਿ ਭੀਤਨ ਸੌ ਡਾਰਾ। ੧੩। 


ਦੰਹਰਾ 
ਇਹ ਛਲ _ਨਿਜੁ _ਨਾਯਕ _ਹਨਾ ਲੀਨਾ ਮਿਤ੍ਰ _ਬਚਾਇ। 
ਬਹੁਰਿ ਭੋਗ ਤਾ ਸੌ ਕਰੋ ਕੋ ਨ ਸਕਾ ਛਲ ਪਾਇ। ੧੪। ੧। 
ਇਤ ਹੂੰ ਯਾਰੇਤੂ ਪਲਯਾਨੰ /ਤੈਯਾ ਲੰਰੇੜ੍ ਅੰ ਭੂਆ ਸੰਲਾਦੇ ਤੀਨ ਸੌ ਇਨਾਂ ਯੰਰੇਤ੍ਹ ਸਮਆਪਤਨਾ 
ਗਤ ਸ਼ਭਮ ਸਤ) ੨੭੯੭ ੪੬੮੩੨/ %ਠਲੰ/ 
ਦੱਖਣ? 
ਏਕ ਚਰਿਤ੍ਰ ਸੈਨ ਰਾਜਾ ਬਰ। ਨਾਰਿ ਚਰਿਤ੍ਰ ਮਤੀ ਤਾ ਕੇ ਘਰ। 
ਕੀ ਨਗਰੀ। ਤਿਹੂੰ ਭਵਨ ਕੇ ਬੀਚ _ਉਜਗਰੀ। _੧। 


ਸੁਤ ਇਕ _ਤਹ। ਜਿਹ ਸਮ ਸੁੰਦਰ ਦੁਤਿਯ ਨ ਜਗ ਮਹ। 
ਨੈਨ _ਨਿਹਾਰਿਯੋ। ਅੰਗ ਅੰਗ ਤਿਹ ਮਦਨ ਪੁਜਾਰਿਯੋ। _੨। 


ਤਿਹ ਲਯੋ _ਬੁਲਾਇ। _ਉਠਤ ਲਯੋ __ਛਤਿਯਾ ਸੋ _ਲਾਇ। 
ਕੀਨੋ ਰੁਚਿ _ਠਾਨੀ। ਕੇਲ ਕਰਤ ਸਭ ਰੈਨਿ _ਬਿਹਾਨੀ। ੩। 


੩ਗੁੰ ਧੁੰ# $ 
ਸਹ 
ਭੂ ਦੋਖ 


ਪੋਸਤ _ਭਾਂਗ ਅਫੀਮ _ਮੰਗਾਈ। ਏਕ _ਸੇਜ _ਚੜਿ ਦੁਹੂੰ _ਚੜਾਈ। 
ਭਾਤਿ ਅਨਿਕ _ਤਨ _ਕਿਯੇ _ਬਿਲਾਸਾ। ਮਾਤ ਪਿਤਾ ਕੋ ਮਨ ਨ ਤ੍ਰਾਸਾ। ੪। 


ਚਰਿਤ੍ਰ ਪਾਖਿਆਨ ੫੪੯ 


ਉਸ ਨਾਲ ਬਹੁਤ ਤਰ੍ਹਾਂ ਨਾਲ ਲੀਲ੍ਹਾ ਰਚਾਈ ਅਤੇ ਰਾਜ ਕੁਮਾਰੀ ਨੇ _ਆਪਣੀ ਕਾਮ- 
ਪੀੜ ਨੂੰ ਦੂਰ _ਕੀਤਾ। _ਰਾਜ ਕੁਮਾਰੀ ਨੇ ਰਾਤ ਦਿਨ ਉਸ ਘਰ ਹੀ ਰਖਿਆ ਅਤੇ ਮਾਤਾ 
ਪਿਤਾ ਤਕ ਕੋਈ ਭੇਦ ਨ _ਦਸਿਆ।੭। 

ਤਦ ਤਕ ਪਿਤਾ ਨੇ ਉਸ ਦਾ ਵਿਆਹ ਕਰ ਦਿੱਤਾ। ਉਸ ਨੂੰ ਉਹ ਸਾਰੀਆਂ ਗੱਲਾਂ 
ਭੁਲ ਗਈਆਂ। (ਉਸ ਤੋਂ) ਆਪਣੇ ਪ੍ਰੀਤਮ ਤੋਂ ਬਿਨਾ ਰਿਹਾ ਨ ਗਿਆ ਅਤੇ ਉਸ ਨੂੰ ਸੰਦੂਕ 
ਵਿਚ ਪਾ ਕੇ ਨਾਲ ਹੀ ਲੈ ਲਿਆ।੮। 

ਰਾਤ ਦਿਨ ਉਸ ਨਾਲ _ਸੈਯੋਗ _ਕਰਦੀ। ਰਾਜਾ ਸੁੱਤਾ ਰਹਿੰਦਾ ਅਤੇ ਭੇਦ ਨ ਪਾ 
ਸਕਦਾ। ਇਕ ਦਿਨ ਜਦ ਰਾਜਾ ਜਾਗਿਆ ਤਾਂ ਰਾਣੀ ਨੂੰ ਛਡ ਕੇ ਯਾਰ ਭਜ ਪਿਆ।੯। 


(ਰਾਜੇ ਨੇ) ਕ੍ਰੋਧਿਤ ਹੋ ਕੇ ਰਾਣੀ ਨੂੰ ਕਿਹਾ ਕਿ ਤੂੰ ਘਰ ਵਿਚ ਯਾਰ ਨੂੰ ਕਿਵੇਂ ਰਖਿਆ 
ਹੋਇਆ ਹੈ। ਜਾਂ ਤਾਂ ਮੈਨੂੰ ਹੁਣ ਹੀ (ਸਾਰੀ) ਗੱਲ ਦਸ, ਨਹੀਂ ਤਾਂ ਪ੍ਰਾਣਾਂ ਦੀ ਆਸ ਖ਼ਤਮ 
ਕਰ ਦੇ।੧0। 

ਰਾਣੀ ਨੇ ਮਨ ਵਿਚ ਸਚ ਜਾਣ ਲਿਆ ਕਿ (ਹੁਣ) ਅਭਿਮਾਨੀ ਰਾਜਾ ਮੈਨੂੰ ਨਹੀਂ 
ਛਡੇਗਾ। _(ਉਸ ਨੇ) ਭੰਗ _ਘੋਟਣ ਵਾਲਾ ਸੋਟਾ ਹੌਥ ਵਿਚ ਫੜਿਆ ਅਤੇ ਰਾਜੇ ਨੂੰ ਮਾਰ ਕੇ 
ਸਿਰ ਪਾੜ _ਦਿੱਤਾ।੧੧। 

(ਰਾਣੀ ਨੇ) ਫਿਰ ਸਾਰੀ ਪੂਜਾ ਦੇ ਲੋਕਾਂ ਨੂੰ ਬੁਲਾ ਕੇ ਸਭ ਨੂੰ ਇਸ ਤਰ੍ਹਾਂ _ਕਿਹਾ-- 
ਸ਼ਰਾਬ _ਪੀਣ ਕਰ ਕੇ ਰਾਜਾ ਮਤਵਾਲਾ ਹੋ ਗਿਆ ਅਤੇ ਪਹਿਲੇ ਪੁੱਤਰ ਦਾ ਨਾਂ ਲੈਣ 
ਲਗਾ।੧੨। 

ਮਰੇ ਹੋਏ ਪੁੱਤਰ ਦਾ ਨਾਂ ਲੈ ਲੈ ਕੇ (ਉਹ) ਦੁਖ ਨਾਲ ਆਤੁਰ ਹੋ _ਗਿਆ। ਸੋਗ ਦੇ 
ਦੁਖ ਨੂੰ ਅਧਿਕ ਵਿਚਾਰ ਕੇ ਸਿਰ ਨੂੰ ਦੀਵਾਰਾਂ ਨਾਲ ਮਾਰ ਮਾਰ ਕੇ ਪਾੜ _ਲਿਆ।੧੩। 


ਦੰਹਰਾ 
ਇਸ ਛਲ ਨਾਲ ਆਪਣੇ ਪਤੀ ਨੂੰ ਮਾਰ ਕੇ ਯਾਰ ਨੂੰ ਬਚਾ _ਲਿਆ। ਫਿਰ ਉਸ ਨਾਲ 
ਭੋਗ ਕੀਤਾ, ਪਰ ਉਸ ਦੇ ਛਲ ਨੂੰ ਕੋਈ ਵੀ ਨ ਪਾ ਸਕਿਆ।੧੪। 


/ਏਥੋ ਨੰ ਲਾਠਤੁੰਪ/ਨਆਨ ਦੇ ਤੂੰਆ ਗਾਰੜ੍ਹ ਦੇ ਨੰਹਾੰ ਭੂਪ ਸੰਵਾਦ ਦੇ ੨੭੯੬ਵੇ' ਲਾਰਤ੍ਹ ਦੀ ਸਸਤੀ 
ਭਾ ਜੜ ਹੈ/ _=੭੯/ ੪੬੮੩੨/ ਚਲਦਾ? 
ਦੱਖਣ? 
ਚਰਿਤੁ ਸੈਨਾ ਨਾਂ ਦਾ ਇਕ ਚੰਗਾ _ਰਾਜਾ _ਸੀ। ਉਸ ਦੇ ਘਰ ਚਰਿਤ੍ੂ ਮਤੀ ਨਾਂ ਦੀ 
ਰਾਣੀ ਸੀ। ਉਸ ਦੀ ਚਰਿਤ੍ਰਾਵਤੀ ਨਗਰੀ ਸੀ ਜੋ ਤਿੰਨਾਂ ਲੋਕਾਂ ਵਿਚ ਪੁਸਿੱਧ _ਸੀ।੧। 


ਉਥੇ ਗੋਪੀ ਰਾਇ ਸ਼ਾਹ ਦਾ ਇਕ ਪੁੱਤਰ ਸੀ ਜਿਸ ਵਰਗਾ ਸੁੰਦਰ ਜਗਤ ਵਿਚ ਹੋਰ 
ਕੋਈ ਨਹੀਂ ਸੀ। ਉਸ ਨੂੰ ਚਰਿਤੂ ਦੇ (ਦੇਈ) ਨੇ ਅੱਖਾਂ ਨਾਲ ਵੇਖਿਆ ਤਾਂ ਕਾਮ ਦੇਵ ਨੇ ਉਸ 
ਦਾ ਅੰਗ ਅੰਗ ਸਾੜ ਦਿੱਤਾ।੨। 

ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆ ਅਤੇ ਉਠ ਕੇ ਛਾਤੀ ਨਾਲ ਲਗਾ __ਲਿਆ। _ਉਸ 
ਨਾਲ ਰੁਚੀ ਪੂਰਵਕ _ਕਾਮ-ਕੇਲਿ ਕੀਤੀ ਅਤੇ _ਰਤੀ-ਕ੍ਰੀੜਾ ਕਰਦਿਆਂ ਸਾਰੀ _ਰਾਤ _ਬੀਤ 
ਗਈ।੩। 

ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ ਅਤੇ ਇਕੋ ਸੇਜ ਉਪਰ ਬੈਠ ਕੇ ਦੋਹਾਂ ਨੇ ਚੜ੍ਹਾ 
ਲਈ। ਮਾਤਾ ਪਿਤਾ ਦਾ ਡਰ ਮਨ ਵਿਚੋਂ (ਕਢ ਕੇ) ਅਨੇਕ ਤਰ੍ਹਾਂ ਨਾਲ ਭੋਗ ਵਿਲਾਸ ਕੀਤਾ।੪। 


ਪ੫0 


ਸੀ _ਦਸਮ-ਗ੍ੰਥ _ਸਾਹਿਬ 


ਤਬ ਲਗਿ ਆਇ ਗਯੋ ਤਾ ਕੌ ਪਤਿ। ਡਾਰਿ ਦਯੋ _ਸੇਜਾ ਤਰ ਉਪਪਤਿ। 
ਦੁਪਟਾ ਡਾਰਿ ਦਯੋ ਤਿਹ ਮੁਖ ਪਰ। ਜਾਨ੍ਯੋ ਜਾਇ ਨ ਤਾ ਤੇ ਤ੍ਰਿਯ ਨਰ। ੫। 


ਸੋਵਤ ਕਵਨ ਸੇਜ ਪਰ ਤੋਰੀ। ਭਾਖੀ ਨਾਥ ਮਾਤ ਹੈ ਮੋਰੀ। 
ਹਮ ਪਹਿ ਤੋ ਨਹਿ ਜਾਤ ਜਗਾਈ। ਤੁਮੈ ਕਹਤ ਹੋ ਬਾਧਿ ਢਿਠਾਈ। ੬। 


ਦੈਕ ਘਰੀ ਤੁਮ ਅਨਤ _ਸਿਧਾਵਹੁ। ਇਹ ਉਠਿ _ਗਏ ਬਹੁਰਿ ਹ੍ਯਾ _ਆਵਹੁ। 
ਜਬ ਜਾਗੈ ਤੇ ਅਧਿਕ ਰਿਸੈਹੈ। ਹਮ ਤੁਮ ਲਖਿ ਇਕਤ੍ਰ ਚੁਪ ਹੂਹੈਹੈ। ੭। 


ਤਿਨਿ ਇਹ ਬਾਤ _ਸਤ੍ਯ _ਕਰਿ _ਮਾਨੀ। ਜਾਤ ਭਯੋ ਉਠਿ _ਕ੍ਰਿਯਾ ਨ ਜਾਨੀ। 
ਜਬ ਉਠਿ ਮਾਤ ਗਈ _ਲਖਿ ਲੈਯਹੁ। ਤਬ ਹਮ ਕੌ ਤੁਮ ਬਹੁਰਿ ਬੁਲੈਯਹੁ। ੮। 


ਇਮਿ ਕਹਿ ਬਾਤ ਜਾਤ ਜੜ _ਭਯੋ। ਤਾਹਿ ਚੜਾਇ ਖਾਟ ਪਰ ਲਯੋ। 
ਭਾਤਿ ਅਨਿਕ _ਤਨ ਕਰੈ _ਬਿਲਾਸਾ। ਆਵਤ ਭਯੋ ਤਿਹ ਪਿਤਾ ਨਿਵਾਸਾ। ੯। 


ਤਿਸੀ _ਭਾਤਿ ਤਨ ਤਾਹਿ ਸੁਵਾਯੋ। _ਤਾਤ ਭਏ ਇਹ _ਭਾਤਿ ਜਤਾਯੋ। 
ਸੁਨਹੁ ਪਿਤਾ ਇਹ ਨਾਰਿ _ਤਿਹਾਰੀ। ਤੁਮ ਸੇ ਛਪੀ ਲਾਜ ਕੀ _ਮਾਰੀ। ੧0। 


ਸੁਨਤ ਬਚਨ ਨ੍ਰਿਪ ਧਾਮ _ਸਿਧਾਨਾ। _ਭੇਦ ਅਭੇਦ _ਕਛੂ _ਨ__ਪਛਾਨਾ। 
ਤਾ ਕੌ ਕਾਢਿ ਸੇਜ ਪਰ ਲੀਨਾ। ਤਾ ਕੀ ਮਾਤ ਗਵਨ _ਤਹ _ਕੀਨਾ। _੧੧। 


ਵੈਸਹਿ ਤਾ ਕਹ _ਦਿਯਾ ਸੁਵਾਇ। ਕਹੀ ਮਾਤ ਸੈ ਬਾਤ _ਬਨਾਇ। 
ਮੈ ਕੋ ਅਧਿਕ ਪ੍ਰਾਨ ਤੇ ਪ੍ਯਾਰੋ। _੧੨। 


ਯਾ ਕੋ ਨੈਨ ਨੀਦ ਦੁਖ ਦਿਯੋ। ਤਾ ਤੇ ਸੈਨ ਸੁਮਿਤ ਹੈ ਕਿਯੋ। 
ਮੈ ਯਾ ਕੋ ਨਹਿ ਸਕਤ ਜਗਾਈ। ਅਬ ਹੀ ਸੋਇ ਗਯੋ ਸੁਖਦਾਈ। ੧੩। 


ਸੁਨਿ ਬਚ ਮਾਤ ਜਾਤ ਭੀ ਉਠ ਘਰ। ਲਯੋ ਸੇਜ ਪਰ ਤ੍ਰਿਯ ਪਿਯ _ਭੁਜ _ਭਰ। 

ਭਾਤਿ _ਭਾਤਿ ਤਨ ਭੋਗ ਕਮਾਏ। __ਬਹੁਰਿ ਧਾਮ ਕੌ ਤਾਹਿ ਪਠਾਏ। ੧੪। 
ਦੰਹਰਾ 

ਇਹ ਚਰਿਤ੍ਰ ਤਿਹ _ਚੰਚਲਾ _ਪਿਯਹਿ _ਦਯੋ _ਪਹੁਚਾਇ। 

ਭੇਦ ਅਭੇਦ ਤ੍ਰਿਯਾਨ ਕੇ _ਸਕਿਯੋ ਨ ਕੋਈ ਪਾਇ। ੧੫। ੧। 


/ਏੱਤਾ ਨੰ ਗਾਹੇਤ੍ਹ ਪਲ੍ਯਾਨੇ ਤਰਲਾ ਗਾਰੇਤ੍ਹੇ ਮੰਨੀ ਭੂ ਨੰਠਾਦੇ ਤੀਨ ਐਂ ਅਸੀਂ ਲਾਰੇਤੂ ਗ਼ਆਪਤਮਆ 
ਗਤ ਲਭ ਨ੍ਤ/ =੨੮6/ ੬੮੬੭/ ਅਠਰਹੰ/ 


ਚਰਿਤ੍ਰ ਪਾਖਿਆਨ ੫੫੧ 
ਉਸ ਦਾ ਪਤੀ ਆ ਗਿਆ। (ਇਸਤਰੀ ਨੇ) ਉਪ-ਪਤੀ (ਭਾਵ ਯਾਰ) ਨੂੰ 
ਪਾ _ਦਿੱਤਾ। ਉਸ ਦੇ ਮੂੰਹ ਉਤੇ ਦੁਪੌਟਾ ਪਾ_ ਦਿੱਤਾ, (ਜਿਸ ਕਰ ਕੇ ਇਹ) 
ਜਾਣਿਆ ਨਹੀਂ ਸੀ ਜਾ ਸਕਦਾ (ਕਿ ਉਹ) ਇਸਤਰੀ ਹੈ ਜਾਂ _ਮਰਦ।੫। 

(ਰਾਜੇ ਨੇ ਆ ਕੇ ਪੁਛਿਆ--) ਤੇਰੀ ਸੇਜ ਉਤੇ ਕੌਣ ਸੌਂ ਰਿਹਾ ਹੈ। (ਇਸਤਰੀ ਨੇ) 
ਕਿਹਾ--ਹੇ ਨਾਥ! ਮੇਰੀ ਮਾਤਾ ਹੈ। ਮੈਂ ਤੁਹਾਨੂੰ ਪੂਰੀ ਢੀਠਤਾਈ ਨਾਲ ਕਹਿ ਰਹੀ ਹਾਂ ਕਿ ਮੇਰੇ 


ਉਸ ਨੇ (ਪਤਨੀ ਦੀ) ਇਹ ਗੱਲ ਸਚ ਮੰਨ ਲਈ ਅਤੇ ਬਿਨਾ (ਇਸ) ਖੇਲ ਨੂੰ ਸਮਝੇ 
ਚਲਾ _ਗਿਆ। (ਅਤੇ ਕਹਿ ਗਿਆ ਕਿ) ਜਦੋਂ ਮਾਤਾ ਨੂੰ ਉਠਿਆ ਵੇਖ ਲਈਂ ਤਾਂ ਮੈਨੂੰ ਫਿਰ 
ਬੁਲਾ ਲਈ'।੮। 

ਇਸ ਤਰ੍ਹਾਂ ਗੌਲ ਕਹਿ ਕੇ ਮੂਰਖ ਚਲਾ ਗਿਆ ਅਤੇ (ਉਸ ਨੇ) ਉਸ (ਯਾਰ) ਨੂੰ ਮੰਜੇ 
ਉਤੇ ਚੜ੍ਹਾ _ਲਿਆ। (ਉਸ ਨਾਲ) ਅਨੇਕ ਢੰਗਾਂ ਨਾਲ _ਵਿਲਾਸ _ਕੀਤਾ। (ਤਦੋਂ ਹੀ) ਉਸ ਦਾ 
ਪਿਤਾ ਘਰ _ਆ ਗਿਆ।੯। 

(ਉਸ ਨੇ) ਉਸੇ ਤਰ੍ਹਾਂ ਉਸ (ਪ੍ਰੇਮੀ) ਨੂੰ ਸੰਵਾ ਦਿੱਤਾ ਅਤੇ ਪਿਤਾ ਦੇ ਆਣ ਤੇ ਇਸ 
ਤਰ੍ਹਾਂ ਦਸਿਆ--। ਹੇ ਪਿਤਾ ਜੀ! ਸੁਣੋ, ਇਹ ਤੁਹਾਡੀ ਇਸਤਰੀ ਹੈ ਅਤੇ ਤੁਹਾਡੇ ਤੋਂ ਲਾਜ 
ਦੀ ਮਾਰੀ ਲੁਕੀ ਹੋਈ _ਹੈ।੧0। 

ਰਾਜਾ ਇਹ ਗੱਲ ਸੁਣ ਕੇ ਘਰ ਨੂੰ ਚਲਾ _ਗਿਆ। ਭੇਦ ਅਭੇਦ ਨੂੰ ਕੋਈ ਵੀ ਪਛਾਣ 
ਨ ਸਕਿਆ। (ਫਿਰ) ਉਸ (ਯਾਰ) ਨੂੰ ਕਢ ਕੇ ਸੇਜ ਉਤੇ ਲੈ ਲਿਆ। ਤਦੋਂ ਉਸ ਦੀ ਮਾਤਾ 
ਉਥੇ ਆ ਗਈ।੧੧। 

(ਫਿਰ ਉਸ ਨੇ) ਉਸ (ਯਾਰ) ਨੂੰ ਉਸੇ ਤਰ੍ਹਾਂ ਸੰਵਾ ਦਿੱਤਾ ਅਤੇ ਮਾਤਾ ਨੂੰ _ਗੌਲ ਬਣਾ 
ਕੇ (ਇਸ ਤਰ੍ਹਾਂ) ਕਹੀ--ਹੇ ਮਾਤਾ! ਸੁਣੋ, ਤੁਹਾਡਾ ਜਵਾਈ ਸੁੱਤਾ ਪਿਆ ਹੈ 
ਨਾਲੋਂ ਵੀ ਜ਼ਿਆਦਾ ਪਿਆਰਾ _ਹੈ।੧੨। 

ਉਸ ਦੀਆਂ ਅੱਖਾਂ ਨੀਂਦਰ ਕਰ ਕੇ ਦੁਖ ਰਹੀਆਂ ਹਨ, ਇਸ ਲਈ _ਥਕਿਆ ਹੋਇਆ 
ਸੌਂ ਗਿਆ ਹੈ। ਮੈਂ ਇਸ ਨੂੰ ਜਗਾ ਨਹੀਂ ਸਕਦੀ ਕਿਉਂਕਿ ਹੁਣੇ ਹੀ (ਮੈਨੂੰ) ਸੁਖ ਦੇਣ ਵਾਲਾ 
ਸੌਂ ਗਿਆ ਹੈ।੧੩। 

ਇਹ ਬੋਲ ਸੁਣ ਕੇ ਮਾਤਾ ਉਠ ਕੇ ਘਰ ਚਲੀ ਗਈ ਅਤੇ ਇਸਤਰੀ ਨੇ ਪ੍ਰੀਤਮ ਨੂੰ 
ਬਾਂਹਵਾਂ ਨਾਲ _ਜਫ਼ੀ ਮਾਰ ਕੇ ਸੇਜ ਉਤੇ ਲੈ _ਲਿਆ। (ਉਸ ਨਾਲ) ਭਾਂਤ ਭਾਂਤ ਦਾ ਰਮਣ 
ਕੀਤਾ ਅਤੇ ਫਿਰ ਉਸ ਨੂੰ ਘਰ _ਭੇਜ _ਦਿੱਤਾ।੧੪। 
ਦੰਹਰਾ 

ਇਸ ਚਰਿਤ੍ਰ ਨਾਲ ਉਸ ਇਤਸਰੀ ਨੇ ਪ੍ਰੀਤਮ ਨੂੰ (ਘਰ) ਪਹੁੰਚਾ ਦਿੱਤਾ। ਇਸਤਰੀਆਂ 
ਦੇ ਭੇਦ ਅਭੇਦ ਨੂੰ ਕੋਈ ਵੀ ਪਾ ਨਹੀਂ ਸਕਿਆ।੧੫। 

/ਏਥੋਂ ਗੰ ਗੰਰੇਤੁੰਪ/ਮਆਨ ਦੇ ਤਆ ਗੰਰੇੜ ਦੇ ਮੰਤ ਡੁਪ ਸੰਵਾਦ ਦੇ =੮6ਵੇਂ' ਗਰੇਤੂ ਦੀ ਸ਼ਮਪਤਨ 

ਭਾ ਲਭ ਹੀ =੮6/ ੪੬੮੬੭/ ਚਲਟਾ/ 


੫੫੨ 


੭/ਤਲ 


ਤਿਮਿ ਚਰਿਤ _ਬਿਚਾਰਿ _ਕਰਿ। 


ਬਹੁਤਕ ਭੇਟ _ਅਸਰਫੀ ਲ੍ਯਾਈ। 


ਸੁ ਸਭ ਦਈ ਤਿਹ ਸਾਥਿ ਕਹਾ ਇਮਿ। ਸਾਥ ਖਾਦਿਮਾ ਬਾਨੋ ਕੇ ਤਿਮਿ। 
ਏਕਹਿ ਆਸ ਹ੍ਯਾ ਮੈ ਆਈ। ਸੁ ਮੈ ਕਹਤ ਹੌ ਤੁਮੈ ਸੁਨਾਈ। ੫। 
ਗ੍ਰਿਹ ਅਪਨੇ _ਹੀ _ਮਦਰੋ ਚ੍ਰਾਇ। ਖਾਨਾ ਅਨਿਕ _ਭਾਤਿ ਕੇ ਲ੍ਯਾਇ। 
ਨਿਜੁ _ਹਾਥਨ ਲੈ ਦੁਹੂੰ _ਪਯਾਊ। _ਭੇਟ ਚੜਾਇ _ਘਰਹਿ _ਉਠਿ ਜਾਊ। ੬। 


ਸੋਈ ਮਦ ਲੈ ਤਹਾ ਸਿਧਾਈ। ਸਾਤ ਬਾਰ ਬਹੁ _ਭਾਤਿ ਚੁਆਈ। 
ਨਿਜੁ _ਹਾਥਨ ਲੈ ਦੁਹੂੰ ਪਿਯਾਯੋ। ਅਧਿਕ ਮਤ _ਕਰਿ ਸੇਜ ਸੁਆਯੋ। ੭। 


ਸੋਈ ਲਖੀ ਪੀਰ ਤ੍ਰਿਯ ਜਬ ਹੀ। ਨੈਨ ਸੈਨ ਦੈ ਤਿਹ ਪ੍ਰਤਿ ਤਬ ਹੀ। 
ਤਾ ਕੇ ਧਰਿ ਛਤਿਯਾ ਪਰੁ ਚੂਤ੍ਰਨ। ਕਾਮ ਭੋਗ ਕੀਨਾ ਤਿਹ ਪਤਿ _ਤਨ। ੮। 


ਸੋਵਤ ਰਹੀ ਚੜੇ ਮਦ _ਨਾਰੀ। ਭੇਦ ਅਭੇਦ ਕੀ ਗਤਿ ਨ ਬਿਚਾਰੀ। 
ਚੀਠੀ ਏਕ ਲਿਖੀ ਨਿਜ ਅੰਗਾ। ਬਾਧਿ ਗਈ ਤਾ ਕੇ ਸਿਰ ਸੰਗਾ। ੯। 


ਜੋ _ਤ੍ਰਿਯ ਖ੍ਯਾਲ ਤ੍ਰਿਯਨ ਕੇ ਪਰਿ ਹੈ। ਤਾ ਕੀ ਬਿਧਿ ਐਸੀ ਗਤਿ ਕਰਿ ਹੈ। 
ਤਾ ਤੇ ਤੁਮ ਤ੍ਰਿਯ ਐਸ ਨ ਕੀਜੈ। ਬੁਰੋ ਸੁਭਾਇ ਸਕਲ ਤਜਿ ਦੀਜੈ। ੧0। 


ਦੰਹਰਾ 
ਕੇਸ ਪਾਸ ਤੇ ਛੋਰਿ ਕੈ ਬਾਚਤ ਪਤਿਯਾ _ਅੰਗ। 
ਤਾ ਦਿਨ ਤੇ ਤ੍ਰਿਯ ਤਜਿ ਦਿਯਾ ਬਾਦ ਤ੍ਰਿਯਨ ਕੇ ਸੰਗ। ੧੧। ੧। 


/ਏੱਤਾ ਨੀ ਲਾਰਤ੍ਹ ੫ਖੂਯਾਨੇ /ਤ੍‌ਯਆਾ ਗਹੇੜ੍ਹੇ ਮੰਤ ਭੂਪ ਸੰਭਾਦੇ ਤੀਨ ਸੋਂ 'ਕਆਨੀ ਲਾਰੇਤੂ ਸ਼ਮਪਤਨਆ 
ਗਤ ਸ਼ੜਆ ਸ੍ਤ/ =੨੮੧/ ੪੬੮੫੮/ %ਫਹੀ/ 


ਚਰਿਤ੍ਰ ਪਾਖਿਆਨ ੫੫੩ 


ਜੱਪਣਾ 

ਹੇ ਰਾਜਨ! ਇਕ ਕਥਾ ਕੰਨ ਧਰ ਕੇ ਸੁਣੋਂ, ਜਿਸ ਤੜ੍ਹਾਂ ਦਾ ਇਕ ਸੁੰਦਰ ਇਸਤਰੀ ਨੇ 
ਚਰਿਤ੍ਰ _ਕੀਤਾ _ਸੀ। ਮੁਲਤਾਨ ਵਿਚ ਇਕ ਪੀਰ _ਦਸੀਂਦਾ ਸੀ ਜਿਸ ਨੂੰ ਬਹੁਤ ਰੂਪਵਾਨ ਕਿਹਾ 
ਜਾਂਦਾ ਸੀ।੧। 

ਉਸ ਦਾ ਨਾਂ ਰੌਸ਼ਨ ਕਦਰ ਸੀ। ਜੋ ਇਸਤਰੀ ਉਸ ਨੂੰ ਵੇਖਦੀ, ਸ਼ਿਥਲ ਹੋ_ ਜਾਂਦੀ। ਜੋ 
(ਇਸਤਰੀ ਉਸ) ਇਸਤਰੀ ਦੇ ਪਤੀ ਨੂੰ ਵੇਖਦੀ, ਤਾਂ ਉਸ ਨੂੰ ਕਸ ਕੇ ਜੁਤੀਆਂ ਮਾਰਦੀ।੨। 
੭%#ਤਾਲ 

ਇਕ ਇਸਤਰੀ ਉਸ ਦੇ ਪਤੀ ਨੂੰ ਵੇਖ ਕੇ, ਉਸ ਨਾਲ ਫਸ ਗਈ (ਭਾਵ1 ਮੋਹਿਤ ਹੋ 
ਗਈ)। (ਸੋਚਣ ਲਗੀ ਕਿ) ਕੋਈ ਵਿਚਾਰ ਪੂਰਵਕ ਚਰਿਤ੍ਰ _ਕੀਤਾ ਜਾਏ। ਕਿਉਂਕਿ ਇਸ 
(ਪੀਰ) ਨੂੰ ਵੇਖੇ ਬਿਨਾ ਮੈਨੂੰ ਪਲ ਭਰ ਲਈ ਵੀ ਚੈਨ ਨਹੀਂ ਪੈਂਦਾ ਅਤੇ ਜੇ ਵੇਖਦੀ ਹਾਂ ਤਾਂ 
ਉਸ ਦੀ ਇਸਤਰੀ ਝਗੜਾ _ਕਰਦੀ ਹੈ।੩। 
ਜੱਪਣਾ 

(ਆਖਿਰ ਸੋਚ _ਵਿਚਾਰ ਕੇ _ਉਹ) ਉਸ ਇਸਤਰੀ ਦੇ ਘਰ ਗਈ ਅਤੇ ਭੇਟਾ ਕਰਨ 
ਲਈ ਬਹੁਤ _ਸਾਰੀਆਂ _ਅਸ਼ਰਫ਼ੀਆਂ ਨਾਲ ਲਿਆਈ। _(ਉਸ ਨੂੰ) ਸੋਨੇ ਦੇ ਜੜਾਊ ਜ਼ੇਵਰ ਦਿੱਤੇ 
ਜਿਨ੍ਹਾਂ ਦਾ ਅੰਤ ਕੌਣ ਪਾ ਸਕਦਾ _ਸੀ।੪। 

ਉਹ ਸਭ ਕੁਝ ਉਸ ਖਾਦਮਾ ਬਾਨੋ ਨੂੰ ਦੇ ਕੇ ਇਸ ਤਰ੍ਹਾਂ ਕਿਹਾ-- ਮੈਂ ਇਕ ਆਸ ਲੈ 
ਕੇ ਇਥੇ ਆਈ ਹਾਂ। ਹੁਣ ਮੈਂ ਉਹ ਤੁਹਾਨੂੰ ਕਹਿ ਕੇ ਸੁਣਾਂਦੀ ਹਾਂ।੫। 

(ਸੈਂ) ਆਪਣੇ ਘਰ _ਦੀ _ਕਢੀ ਹੋਈ ਸ਼ਰਾਬ _ਅਤੇ ਅਨੇਕ ਪ੍ਰਕਾਰ ਦੇ ਖਾਣੇ ਲਿਆਉਂਦੇ 
ਹਨ। ਆਪਣੇ ਹੱਥਾਂ ਨਾਲ (ਤੁਹਾਨੂੰ) ਦੋਹਾਂ ਨੂੰ _ਪਿਆਵਾਂ _(ਖੁਆਵਾਂ) ਗੀ ਅਤੇ ਭੇਟ ਚੜਾ ਕੇ 
ਘਰ ਨੂੰ ਚਲੀ _ਜਾਵਾਂਗੀ।੬। 

ਜੋ ਸ਼ਰਾਬ ਉਸ ਨੇ ਸੌਤ ਵਾਰ ਕਈ ਢੈਗਾਂ ਨਾਲ ਕਢੀ ਸੀ, ਉਹੀ 


ਜਦੋਂ ਪੀਰ ਦੀ ਇਸਤਰੀ ਨੂੰ ਸੁੱਤਾ ਹੋਇਆ ਵੇਖਿਆ 
ਇਸ਼ਾਰਾ _ਕੀਤਾ। (ਪੀਰ ਦੀ) ਇਸਤਰੀ ਦੀ ਛਾਤੀ ਉਤੇ _ਨਿਤੰਬ ਟਿਕਾ ਕੇ ਉਸ 

ਨਾਲ _ਕਾਮ-ਕ੍ਰੀੜਾ _ਕੀਤੀ।੮। 
(ਪੀਰ ਦੀ) ਇਸਤਰੀ (ਸ਼ਰਾਬ ਦੇ) ਨਸ਼ੇ ਵਿਚ ਬੇਹੋਸ਼ ਸੁਤੀ ਰਹੀ ਅਤੇ ਭੇਦ ਅਭੇਦ 
ਅਤੇ 


(ਉਸ ਇਸਤਰੀ ਨੇ) ਵਾਲਾਂ ਦੀਆਂ ਜ਼ੁਲਫ਼ਾਂ ਨਾਲੋਂ ਖੋਲ੍ਹ ਕੇ ਚਿੱਠੀ ਪੜ੍ਹੀ। ਉਸੇ ਦਿਨ ਤੋਂ 
ਉਸ ਇਸਤਰੀ ਨੇ ਹੋਰਨਾਂ ਇਸਤਰੀਆਂ _ਨਾਲ _ਝਗੜਾ ਕਰਨਾ _ਛਡ _ਦਿੱਤਾ।੧੧। 
/ਏਥੋਂ ਨੰ ਗਾਰਤੁੱਪ/ਮਆਨ ਦੇ ਤੁੰਆ ਲਾੰਰਤ ਦੇ ਆਹਾ ਭੂਪ ਸੰਵਾਦ ਦੇ =੮੧ਵੈ' ਲਾਰਤ੍ਹ ਦੀ ਸ਼ਮਪਤੀ 
ਠ ਨਭ ਹੈ) _=੮੧/ ੬੮੪੮੭ ਚਲਦਾ? 


੫੫੪ 


ਬਿਸਨ _ਧੁਜਾ ਇਕ ਭੂਪ _ਸੁਲਛਨ। _ਬਿਸਨਪੁਰੀ ਜਾ _ਕੀ _ਦਿਸਿ _ਦਛਿਨ। 
ਸੀ _ ਮਨਿ ਨੀਲ ਮਤੀ ਤਿਹ _ਰਾਨੀ। ਸੁੰਦਰਿ ਸਕਲ ਭਵਨ ਮੋ ਜਾਨੀ। ੧। 


ਅਛਲੀ _ਰਾਇ ਏਕ _ਤਹ _ਛਤ੍ਰੀ। ਸੂਰਬੀਰ ਬਲਵਾਨ _ਨਿਛਤ੍ਰੀ। 
ਬਦਨ ਪ੍ਰਭਾ ਤਿਹ ਜਾਤ ਨ ਭਾਖੀ। ਜਨੁ ਮੁਖ ਚੀਰ ਚਾਂਦ ਕੀ ਰਾਖੀ। ੨। 


ਤ੍ਰਿਯ ਕੀ ਪ੍ਰੀਤਿ ਤਵਨ ਸੌ _ਲਾਗੀ। ਜਾ ਤੇ ਨੀਦ ਭੂਖਿ ਸਭ _ਭਾਗੀ। 
ਜਿਯ ਤੇ ਨ੍ਰਿਪ ਰੋਗੀ _ਠਹਰਾਯੋ। _ਊਚ _ਨੀਚ _ਸਭਹੀਨ ਸੁਨਾਯੋ। _੩। 

ਖੀਂਧ ਏਕ ਰਾਜਾ ਪਰ _ਧਰੀ। ਉਰ ਪਰ ਰਾਖਿ ਲੋਨ ਕੀ ਡਰੀ। 

ਅਗਨਿ ਸਾਥ ਤਿਹ ਅਧਿਕ ਤਪਾਈ। ਜੋ ਕਰ ਸਾਥ ਛੁਈ ਨਹਿ ਜਾਈ। ੪। 


ਚਾਰੋ ਓਰ _ਦਾਬਿ ਅਸ ਲਿਯਾ। ਮੁਖ ਤੇ ਤਾਹਿ ਨ ਬੋਲਨ ਦਿਯਾ। 
ਤਬ ਹੀ ਤਜਾ ਗਏ ਜਬ ਪ੍ਰਾਨਾ। ਭੇਦ ਪੁਰਖ ਦੂਸਰੇ ਨ _ਜਾਨਾ। ੫। ੧। 


/ਏੱਤਾ ਹੰ ਗਾਰ ੫ਖ੍ਹਯਾਨੇ /$ੈਯਾ ਲਾਠਤ੍ਹੇ ਆਹੀ ਭੂਆ ਨੰਭਾਏੇ ਤੀਨ ਸੈ /ਨਆਲੀਂ ਲਾਰੇਤ੍ੂਹ ਗ਼ਮਮਤਨਆ 
ਗਤ ਨਭ#' ਸ੍ਤ/ ੩੮੨੪ ੬੮੬ਤ/ #ਫਲ,/ 


ਚੱਪਲਾਂ 
ਸੁਨਹੁ ਚਰਿਤ ਇਕ ਅਵਰ ਨਰੇਸਾ। ਨ੍ਰਿਪ ਇਕ ਝਾਰਖੰਡ ਕੇ _ਦੇਸਾ। 
ਕੋਕਿਲ ਸੈਨ ਤਵਨ ਕੋ ਨਾਮਾ। ਮਤੀ ਕੋਕਿਲਾ ਵਾ ਕੀ ਬਾਮਾ। ੧। 


ਬਦਲੀ ਰਾਮ ਸਾਹ ਸੁਤ ਇਕ _ਤਹ। ਜਿਹ ਸਮ ਸੁੰਦਰ ਕਹੂੰ ਨ ਜਗ _ਮਹ। 
ਦ੍ਰਿਗਿ ਭਰਿ ਤਾਹਿ ਬਿਲੋਕਾ ਜਬ _ਹੀ। ਰਾਨੀ ਭਈ ਕਾਮ ਬਸਿ ਤਬ ਹੀ। ੨। 


ਕਾਮ ਭੋਗ ਤਿਹ _ਸਾਥ _ਕਮਾਵੈ। ਮੂੜ ਨਾਰਿ ਨਹਿ ਹਿਿਦੈ ਲਜਾਵੈ। 
ਜਬ _ਰਾਜੈ ਇਹ ਬਾਤ _ਪਛਾਨੀ। ਚਿਤ ਮਹਿ ਧਰੀ ਨ ਪੁਗਟ _ਬਖਾਨੀ। ੩। 


ਆਧੀ ਰੈਨਿ ਹੋਤ ਭੀ ਜਬ ਹੀ। ਰਾਜਾ ਦੁਰਾ ਖਾਟ ਤਰ ਤਬ ਹੀ। 
ਰਾਨੀ ਭੇਦ ਨ ਵਾ ਕੋ ਪਾਯੋ। ਬੋਲਿ ਜਾਰ ਕੌ ਨਿਕਟ ਬੁਲਾਯੋ। ੪। 
ਰੁਚਿ ਭਰਿ ਭੋਗ ਤਵਨ ਸੌ ਕਰਾ। ਖਾਟ ਤਰੇ ਰਾਜਾ ਲਹਿ ਪਰਾ। 


ਅਧਿਕ ਨਾਰਿ ਮਨ ਮਹਿ ਡਰ ਪਾਈ। ਕਰੌ ਦੈਵ ਅਬ ਕਵਨ ਉਪਾਈ। ੫। 


ਸੁਨੁ ਮੂਰਖ ਤੈ ਬਾਤ ਨ ਪਾਵੈ। ਨ੍ਰਿਪ ਨਾਰੀ ਕਹ ਹਾਥ _ਲਗਾਵੈ। 
ਸੁੰਦਰਿ ਸੁਘਰਿ ਜੈਸੇ ਮੁਰ _ਰਾਜਾ। ਤੈਸੋ ਦੁਤਿਯ ਨ ਬਿਧਨਾ ਸਾਜਾ। ੬। 


ਚਰਿਤ੍ਰ ਪਾਖਿਆਨ ੫੫੫ 
ਜੱਪਣਾ 
ਬਿਸ਼ਨ ਧੁਜਾ ਨਾਂ ਦਾ ਇਕ _ਸੁਲਖਣਾ ਰਾਜਾ ਸੀ, ਜਿਸ ਦੀ _ਬਿਸ਼ਨਪੁਰੀ (ਨਗਰੀ) 
ਦੱਖਣ ਦਿਸ਼ਾ ਵਿਚ _ਸੀ। ਨੀਲ ਮਨਿ _ਮਤੀ ਉਸ ਦੀ ਰਾਣੀ ਸੀ, ਜੋ ਸਾਰਿਆਂ ਲੋਕਾਂ ਵਿਚ 
ਸੁੰਦਰ ਮੰਨੀ ਜਾਂਦੀ _ਸੀ।੧। 
ਉਥੇ _ਅਛਲੀ ਰਾਇ ਨਾਂ ਦਾ ਇਕ ਛਤ੍ਰੀ ਸੀ, ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ 


“ਨਿਛਤ੍ਰੀ` (ਸ਼ਸਤ੍ਰ ਸਹਿਤ ਅਥਵਾ ਛਤਰ _ਤੋਂ ਰਹਿਤ) ਸੀ। ਉਸ ਦੇ ਮੁਖ ਦੀ ਸੁੰਦਰਤਾ ਦਾ 
ਵਰਣਨ ਨਹੀਂ ਕੀਤਾ ਜਾ __ਸਕਦਾ। (ਇੰਜ ਲਗਦਾ ਸੀ) ਮਾਨੋ ਚੰਦੂਮਾ (ਦੀ ਕਲਾ) ਨੂੰ ਚੀਰ 
ਵਿਚ ਰਖ 


ਕੇ ਮੁਖ ਦਿੱਤਾ ਹੋਵੇ।੨। 
ਰਾਣੀ ਦੀ ਪ੍ਰੀਤ ਉਸ ਲਗ ਗਈ, ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ 
ਚਲੀ ਗਈ। (ਉਸ ਨੇ) ਮਨ ਰਾਜੇ ਨੂੰ ਰੋਗੀ ਠਹਿਰਾਇਆ ਅਤੇ ਵੱਡੇ ਛੋਟੇ ਸਭ ਨੂੰ 


ਨਾਲ 
ਵਿਚ 
ਇਕ ਰਜ਼ਾਈ ('ਖੀਂਧ”) ਰਾਜੇ ਉਤੇ ਪਾ ਦਿੱਤੀ ਅਤੇ ਛਾਤੀ ਉਤੇ ਲੂਣ ਦੀ ਡਲੀ ਰਖ 
ਦਿੱਤੀ। (ਫਿਰ) ਅਗਨੀ ਨਾਲ ਉਸ ਨੂੰ ਬਹੁਤ ਤਪਾਇਆ, ਜੋ ਹੱਥ _ਨਾਲ ਛੋਹੀ ਤਕ ਨਹੀਂ 
ਜਾ ਸਕਦੀ _ਸੀ।੪। 

(ਉਸ ਨੂੰ) ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਦਬ ਲਿਆ ਅਤੇ ਉਸ ਨੂੰ ਮੂੰਹ ਤੋਂ ਬੋਲਣ 
ਤਕ ਨ ਦਿੱਤਾ। ਤਦ ਹੀ (ਉਸ ਨੇ ਰਾਜੇ ਨੂੰ) ਛਡਿਆ, ਜਦ (ਉਸ ਦੇ) ਪ੍ਰਾਣ ਨਿਕਲ ਗਏ। 
ਪਰ ਕਿਸੇ ਦੂਜੇ ਪੁਰਸ਼ ਨੇ _ਭੇਦ ਤਕ ਨ _ਜਾਣਿਆ।੫। 

/ਏਥੇਂ ਸਰੀ ਗੰਰੇਤੁੰਪ/ਸਆਨ ਦੇ ਤਆ ਰੇਤ ਦੇ ਮੰਤ ਭੂਪ ਸੰਵਾਦ ਦੇ ੩੮੨ਵਂ' ਗਾਰੇੜਹ ਦੀ ਸਮਘਤਨ 

ਭਾ ਲਭ _ਹੰ/ _=੮੨/ ੬੮੬=/ ਚਲਦਾ? 


ਦੱਖਣ? 
ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ। ਝਾਰਖੰਡ ਦੇਸ ਦਾ ਇਕ ਰਾਜਾ _ਸੀ। ਕੋਕਿਲ ਸੈਨ 
ਉਸ ਦਾ ਨਾਂ ਸੀ। ਕੋਕਿਲਾ ਮਤੀ ਉਸ _ਦੀ ਇਸਤਰੀ _ਸੀ।੧। 


ਉਥੇ _ਬਦਲੀ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ। ਉਸ ਵਰਗਾ __ਜਗਤ _ਵਿਚ 
ਕੋਈ ਵੀ ਸੁੰਦਰ ਨਹੀਂ _ਸੀ। ਰਾਣੀ ਨੇ ਜਦ ਉਸ ਨੂੰ ਅੱਖਾਂ ਨਾਲ ਚੰਗੀ ਤਰ੍ਹਾਂ ਵੇਖਿਆ, ਤਦ 
ਹੀ ਕਾਮ ਵਸ ਹੋ ਗਈ।੨। 

(ਉਹ) ਉਸ ਨਾਲ _ਕਾਮ-ਭੋਗ _ਕਰਦੀ ਸੀ। ਮੂਰਖ ਇਸਤਰੀ (ਜ਼ਰਾ ਜਿੰਨੀ ਵੀ) ਹਿਰਦੇ 
ਵਿਚ ਲਜਾਂਦੀ ਨਹੀਂ ਸੀ। ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲਗਿਆ, ਤਾਂ ਮਨ ਵਿਚ ਰਖ 
ਲਈ, ਕਿਸੇ ਨੂੰ ਵੀ ਨ ਦਸੀ।੩। 

ਜਦ _ਔਧੀ ਰਾਤ ਹੋ ਗਈ, ਤਦ ਰਾਜਾ ਮੰਜੀ ਹੇਠ ਲੁਕ ਗਿਆ। ਰਾਣੀ ਨੇ ਉਸ ਦੇ 
ਭੇਦ ਨੂੰ ਨ ਸਮਝਿਆ ਅਤੇ ਯਾਰ ਨੂੰ ਆਪਣੇ _ਕੋਲ ਬੁਲਾ _ਲਿਆ।੪। 


ਉਸ (ਯਾਰ) ਨਾਲ _ਮਨ-ਇਛਿਤ ਭੋਗ _ਕੀਤਾ। (ਇਸ ਸਮੇਂ) ਮੌਜੀ ਹੇਠਾਂ ਲੁਕਿਆ 
ਰਾਜਾ _ਦਿਸ _ਪਿਆ। ਰਾਣੀ ਮਨ _ਵਿਚ ਬਹੁਤ ਡਰ _ਗਈ (ਅਤੇ ਸੋਚਣ ਲਗੀ) ਹੇ ਦੈਵ! 
ਹੁਣ ਕੀ ਉਪਾ ਕਰਾਂ।੫। 

(ਫਿਰ ਕਹਿਣ _ਲਗੀ--) ਹੇ ਮੂਰਖ! ਸੁਣ, ਤੂੰ _ਗੌਲ ਨਹੀਂ _ਸਮਝਦਾ। _ਤੂੰ ਰਾਜੇ ਦੀ 
ਨਾਰੀ ਨੂੰ ਹੱਥ ਲਗਾਉਂਦਾ ਹੈਂ। ਜਿਹੋ ਜਿਹਾ ਮੇਰਾ ਰਾਜਾ ਸੁਘੜ ਅਤੇ ਸੁੰਦਰ ਹੈ, ਉਹੋ ਜਿਹਾ 
ਵਿਧਾਤਾ ਨੇ ਦੂਜਾ ਨਹੀਂ ਬਣਾਇਆ _ਹੈ।੬। 


ਪ੫੬ 


੭/ਤਲ 
ਜੋ ਪਰ ਨਰ ਕਹ ਪਿਯ ਬਿਨੁ ਨਾਰਿ ਨਿਹਾਰਈ। 
ਮਹਾ ਨਰਕ ਮਹਿ ਤਾਹਿ _ਬਿਧਾਤਾ ਡਾਰਈ। 
ਨਿਜੁ ਪਤਿ ਸੁੰਦਰ ਛਾਡਿ ਨ ਤੁਮਹਿ ਨਿਹਾਰਿਹੋ। 
ਹੋ ਨਿਜੁ ਕੁਲ ਕੀ ਤਜਿ ਕਾਨਿ ਨ ਧਰਮਹਿ ਟਾਰਿਹੌ। ੭। 


ਚੱਪਾਣ? 
ਜੈਸੋ ਅਤਿ ਸੁੰਦਰ ਮੇਰੋਂ ਬਰ। ਤੁਹਿ ਵਾਰੋ ਵਾ ਕੇ ਇਕ ਪਗ ਪਰ। 


ਤਿਹ ਤਜਿ ਤੁਹਿ ਕੈਸੇਹੂੰ ਨ ਭਜਿ ਹੋ। ਲੋਕ ਲਾਜ ਕੁਲ ਕਾਨਿ ਨ ਤਜਿ ਹੋ। ੮। 


ਸੁਨਤ _ਬਚਨ _ਮੂਰਖ _ਹਰਖਾਨ੍ਯੋ। _ਪਤੀਬੂਰਤਾ ਨਾਰੀ ਕਹ ਜਾਨ੍ਯੋ। 


ਸਿਰ ਪਰ ਧਰਿ ਪਲਕਾਂ ਪਰ ਨਚਾ। ਇਹ ਬਿਧਿ ਜਾਰਿ ਨਾਰਿ ਜੁਤ ਬਚਾ। ੯। ੧। 


/ਏਤਾ ਹੰ ਗਾਂਰਤਹ ੫ਲ੍ੂਯਾਨੇ /ਭੈਯਾ ਲਾਠੇੜ੍ਂ ਅੰਤਾਂ ਭੂਪ ਨੰਭਾਦੇ ਤੀਨ ਨੋ /ਤੈਰਾਲੀ ਲਾਹੜ੍ਹ ਨਮਪਤਨਆ 
ਡਤ ਸੜਨ ਸਤ) =੮੩/ ੪੬੮੭੨/ %ਫਲੀੰ/ 
ਚੱਪਣਾ 
ਸਦਾ ਸਿੰਘ ਇਕ ਭੂਪ _ਮਹਾਮਨਿ। _ਸਦਾਪੁਰੀ ਜਾ _ਕੀ ਪਛਿਮ ਭਨਿ। 
ਸੀ ਸੁਲੰਕ ਦੇ ਤਾ ਕੀ ਨਾਰੀ। ਜਨੁਕ ਚੰਦੂ ਤੇ ਚੀਰਿ ਨਿਕਾਰੀ। ੧। 


ਤਹ ਇਕ ਹੋਤ ਸਾਹ _ਧਨਵਾਨਾ। _ਨਿਰਧਨ _ਕਰਿ _ਡਾਰਿਯੋ _ਭਗਵਾਨਾ। 
ਅਧਿਕ ਚਤੁਰਿ ਤਾ ਕੀ ਇਕ ਨਾਰੀ। ਤਿਨ ਤਾ ਸੋ ਇਹ ਭਾਤਿ ਉਚਾਰੀ। ੨। 
ਕਰਿ ਹੋ ਬਹੁਰਿ ਤੁਮੈ ਧਨਵੰਤਾ। ਕ੍ਰਿਪਾ ਕਰੈ ਜੋ ਸੀ _ਭਗਵੰਤਾ। 

ਆਪਨ ਭੇਸ ਪੁਰਖ ਕੋ _ਧਾਰੋ। ਰਾਜ ਬਾਟ ਪਰ ਹਾਟ ਉਸਾਰੋ। ੩। 

ਏਕਨ _ਦਰਬ _ਉਧਾਰੋਂ _ਦਿਯੋ। _ਏਕਨ ਤੇ _ਰਾਖਨ ਹਿਤ ਲਿਯੋ। 

ਅਧਿਕ ਆਪਨੀ _ਪਤਿਹਿ _ਚਲਾਯੋ। ਜਹ _ਤਹ ਸਕਲ _ਧਨਿਨ ਸੁਨਿ _ਪਾਯੋ। _੪। 


ਸੋਫੀ ਸੂਮ ਸਾਹ ਇਕ ਤਹਾ। ਜਾ ਕੇ ਘਰ ਸੁਨਿਯਤ ਧਨ ਮਹਾ। 

ਸੁਤ ਤ੍ਰਿਯ ਕੋ ਨਹਿ ਕਰਤ _ਬਿਸ੍ਹਾਸਾ। ਰਾਖਤ ਦਰਬ ਆਪਨੇ ਪਾਸਾ। _੫। 
ਸਾਹ _ਸੁਈ ਤਿਹ ਨਾਰਿ _ਤਕਾਯੋ। ਅਧਿਕ ਪ੍ਰੀਤ ਕਰਿ ਤਾਹਿ ਬੁਲਾਯੋ। 
ਤ੍ਰਿਯ ਸੁਤ ਮਾਲ ਕਹਾ ਤਵ ਖੈ ਹੈ। ਏਕ ਦਾਮ ਫਿਰਿ ਤੁਮੈ ਨ ਦੈ ਹੈ। ੬। 


ਸਾਹ ਮਾਲ ਕਹੂੰ _ਅਨਤ _ਰਖਾਇ। _ਸਰਖਤ _ਤਾ ਤੇ ਲੇਹੁ _ਲਿਖਾਇ। 
ਮਾਤ ਪੂਤ ਕੋਈ ਭੇਦ ਨ ਪਾਵੈ। ਤੁਮ ਹੀ ਚਾਹਹੁ ਤਬੈ ਧਨ ਆਵੈ। ੭। 


ਚਰਿਤ੍ਰ ਪਾਖਿਆਨ ਪਪ੭ 
੭%/ਤਲ਼ 


ਜੋ ਇਸਤਰੀ ਪਤੀ ਤੋਂ ਬਿਨਾ ਪਰਾਏ ਮਰਦ ਨੂੰ ਵੇਖਦੀ 


ਹੈ 
ਨਰਕ _ਵਿਚ _ਸੁਟਦਾ ਹੈ। (ਮੈਂ) ਆਪਣਾ ਸੁੰਦਰ ਪਤੀ ਛਡ ਕੇ ਤੈਨੂੰ ਨਹੀਂ 
ਆਪਣੀ ਕੁਲ ਦੀ ਅਣਖ _ਅਤੇ _ਧਰਮ ਨੂੰ ਨਹੀਂ _ਛਡਦੀ।੭। 


ਚੱਪਣਾ 

ਜਿਹੋ ਜਿਹਾ ਮੇਰਾ ਪਤੀ ਸੁੰਦਰ ਹੈ, ਤੇਰੇ ਵਰਗੇ (ਮੈਂ) ਉਸ ਦੇ ਇਕ ਪੈਰ ਤੋਂ ਵਾਰ 
ਦਿਆਂ। ਉਸ ਨੂੰ ਛਡ ਕੇ ਮੈਂ ਤੇਰੇ ਨਾਲ ਕਿਸੇ ਤਰ੍ਹਾਂ ਵੀ ਰਮਣ ਨਹੀਂ ਕਰ ਸਕਦੀ ਅਤੇ ਲੋਕ 
ਲਾਜ ਅਤੇ ਕੁਲ ਦੀ ਅਣਖ ਨੂੰ ਨਹੀਂ ਛਡ _ਸਕਦੀ।੮। 

ਇਹ ਗੱਲ _ਸੁਣ ਕੇ ਮੂਰਖ (ਰਾਜਾ) ਪ੍ਰਸੰਨ ਹੋ ਗਿਆ ਅਤੇ ਆਪਣੀ ਇਸਤਰੀ ਨੂੰ 
ਪਤਿਬੂਤਾ ਸਮਝਣ _ਲਗਾ। _ਸਿਰ ਉਤੇ ਮੌਜੀ ਨੂੰ ਚੁਕ ਕੇ ਨਚਣ _ਲਗਾ। _ਇਸ _ਤਰ੍ਹਾਂ ਯਾਰ 
ਨਾਰੀ ਸਮੇਤ ਬਚ _ਗਿਆ।੯। 

/ਏਥੇਂ ਸਰੀ ਗੰਰੇਤੁੱਪ/ਸਆਨ ਦੇ ਤੀਆ ਗਰੇਤੂ ਦੇ ਮੰਤ ਭੂਪ ਸੰਵਾਦ ਦੇ =੮=ਵੇਂ` ਗੰਰੇਤੂ ਦੀ ਗਆਪਤਨ 

ਭਾ ਡ੍ਭ ਹੈ/ =੮੩/ ੬੮੭੨/ ਚਲਟਾ/ 


ਚੱਪਣਾ 

ਸਦਾ ਸਿੰਘ ਨਾਂ ਦਾ ਇਕ ਉਦਾਰ ਮਨ ਵਾਲਾ ਰਾਜਾ _ਸੀ। ਉਸ ਦੀ ਸਦਾਪੁਰੀ (ਨਾਂ ਦੀ 
ਨਗਰੀ) _ਪੌਛਮ ਵਿਚ _ਦਸੀ ਜਾਂਦੀ ਸੀ। ਸੁਲੰਕ ਦੇ (ਦੇਈ) ਉਸ ਦੀ ਇਸਤਰੀ _ਸੀ। (ਉਹ 
ਇਤਨੀ ਸੁੰਦਰ ਸੀ) ਮਾਨੋ ਚੰਦੂਮਾ ਨੂੰ ਚੀਰ ਕੇ _ਕਢੀ ਹੋਵੇ।੧। 

ਉਥੇ ਇਕ _ਧਨਵਾਨ ਸ਼ਾਹ ਸੀ, ਜਿਸ ਨੂੰ ਪਰਮਾਤਮਾ ਨੇ ਗਰੀਬ ਕਰ ਦਿੱਤਾ। ਉਸ ਦੀ 
ਇਕ ਬਹੁਤ ਚਾਲਾਕ ਇਸਤਰੀ ਸੀ। ਉਸ ਨੇ ਸ਼ਾਹ ਨੂੰ ਇਸ ਤਰ੍ਹਾਂ ਕਿਹਾ--।੨। 


ਜੇ ਪਰਮਾਤਮਾ ਨੇ ਕ੍ਰਿਪਾ ਕੀਤੀ ਤਾਂ ਤੈਨੂੰ ਫਿਰ ਧਨਵਾਨ ਬਣਾ _ਦਿਆਂਗੀ। (ਉਸ ਨੇ) 
ਆਪਣਾ ਭੇਸ ਪੁਰਸ਼ _ਦਾ _ਧਾਰਨ _ਕੀਤਾ ਅਤੇ _ਰਾਜ-ਮਾਰਗ _ਉਤੇ ਦੁਕਾਨ ਬਣਾ ਲਈ।੩। 


ਉਹ _ਇਕਨਾਂ ਨੂੰ ਧਨ ਉਧਾਰ ਦਿੰਦੀ ਅਤੇ _ਇਕਨਾਂ ਤੋਂ ਰਖਣ ਲਈ ਲੈਂਦੀ। ਉਸ ਨੇ 
ਆਪਣੀ ਬਹੁਤ ਪਤਿ _(ਪੂਤਿਸ਼ਠਾ, ਸਾਖ) ਬਣਾ ਲਈ। (ਇਹ ਗੱਲ) ਜਿਥੇ ਕਿਥੇ ਧਨਵਾਨਾਂ ਨੇ 
ਸੁਣ ਲਈ।੪। 

ਉਥੇ ਇਕ ਕੰਜੂਸ _ਸੋਫ਼ੀ (ਪਰਹੇਜ਼ਗਾਰ) ਸ਼ਾਹ ਸੀ ਜਿਸ _ਦੇ ਘਰ ਬਹੁਤ ਅਧਿਕ _ਧਨ 
ਸੁਣੀਂਦਾ ਸੀ। (ਉਹ) ਪੁੱਤਰ, ਇਸਤਰੀ ਆਦਿ ਕਿਸੇ ਉਤੇ ਵੀ ਵਿਸ਼ਵਾਸ ਨਹੀਂ ਕਰਦਾ ਸੀ 
ਅਤੇ ਧਨ ਨੂੰ ਆਪਣੇ ਕੋਲ ਹੀ ਰਖਦਾ _ਸੀ।੫। 

ਉਸ ਸ਼ਾਹ ਨੂੰ ਉਸ ਇਸਤਰੀ ਨੇ ਵੇਖਿਆ ਅਤੇ ਬਹੁਤ ਪ੍ਰੇਮ _ਜਤਾ ਕੇ ਉਸ ਨੂੰ 
ਬੁਲਾਇਆ। ਕਹਿਣ ਲਗੀ ਕਿ ਤੇਰੀ ਇਸਤਰੀ ਅਤੇ ਪੁੱਤਰ ਹੀ (ਸਾਰਾ) ਮਾਲ ਖਾ ਜਾਣਗੇ 
ਅਤੇ ਤੈਨੂੰ ਫਿਰ ਇਕ _ਦਾਮ _ਵੀ ਨਹੀਂ ਦੇਣਗੇ।੬। 

(ਇਸ ਲਈ) ਹੇ ਸ਼ਾਹ ਜੀ! (ਤੁਸੀਂ ਆਪਣਾ) ਮਾਲ ਕਿਤੇ ਹੋਰ ਰਖ ਦਿਓ ਅਤੇ ਉਸ 
ਤੋਂ ਰਸੀਦ (“ਸਰਖਤ”) ਲਿਖਵਾ _ਲਵੋ। ਮਾਤਾ ਅਤੇ ਪੁੱਤਰ ਨੂੰ ਬਿਲਕੁਲ ਪਤਾ ਨ ਲਗੇ ਅਤੇ 
ਜਦੋਂ ਤੁਸੀਂ ਚਾਹੋ, ਤਦੋਂ ਧਨ ਆ ਜਾਵੇ।੭। 


੫੫੮ 


ਸੀ _ਦਸਮ-ਗ੍ਰੰਥ _ਸਾਹਿਬ 


ਬਚਨ _ਬਹੁਰਿ ਤਿਨ ਸਾਹ ਬਖਾਨੋ। ਤੁਮ ਤੇ ਔਰ ਭਲੋ ਨਹਿ ਜਾਨੋ। 
ਮੇਰੋ ਸਕਲ _ਦਰਬੁ ਤੈ ਲੇਹਿ। ਸਰਖਤ ਗੁਪਤ ਮੁਝੈ ਲਿਖਿ ਦੇਹਿ। ੮। 


ਬੀਸ ਲਾਖ ਤਾ ਤੇ ਧਨ ਲਿਯਾ। ਸਰਖਤ ਏਕ ਤਾਹਿ ਲਿਖਿ ਦਿਯਾ। 
ਬਾਜੂ ਬੰਦ ਬੀਚ ਇਹ _ਰਖਿਯਹੁ। ਅਵਰ ਪੁਰਖ ਸੌ _ਭੇਵ ਨ ਭਖਿਯਹੁ। ੯। 


ਦੈ ਧਨ ਸਾਹ ਜਬੈ ਘਰ _ਗਯੋ। ਭੇਖ ਮਜੂਰਨ ਕੋ ਤਿਨ ਲਯੋ। 
ਧਾਮ _ਤਿਸੀ ਕੇ _ਕਿਯਾ _ਪਯਾਨਾ। ਭੇਦ ਅਭੇਦ ਤਿਨ ਮੂੜ ਨ ਜਾਨਾ। _੧0। 


ਕਹੀ ਕਿ ਏਕ ਟੂਕ ਮੁਹਿ ਦੇਹੁ। ਪਾਨ ਭਭਰਾਇਸ _ਗਰਦਨਿ ਲੇਹੁ। 
ਖਰਚ ਜਾਨਿ _ਥੋਰੋ ਤਿਨ ਕਰੋ। ਭੇਦ ਅਭੇਦ ਨਹਿ _ਨੈਕੁ _ਬਿਚਰੋ। _੧੧। 


ਜਬ ਹੀ ਘਾਤ ਨਾਰਿ ਤਿਨ ਪਾਈ। _ਬਾਜੂ ਬੰਦ ਲਯੋ _ਸਰਕਾਈ। 
ਅਪਨੀ ਕਬਜ _ਕਾਢਿ ਕਰਿ ਲਈ। ਸਤ ਕੀ _ਡਾਰਿ ਤਵਨ ਮੈ ਗਈ। _੧੨। 


ਕਿਤਕ _ਦਿਨਨ ਕਹਿ _ਦੇਹ _ਰੁਪਇਯਾ। _ਪਠੈ ਦਯੋ ਇਕ ਤਾਹਿ _ਮਨਇਯਾ। 
ਏਕ ਹਜਾਰ ਤਹਾ ਤੋ ਲ੍ਯਾਵਹੁ। _ਆਨਿ _ਬਨਿਜ ਕੋ ਕਾਜ _ਚਲਾਵਹੁ। _੧੩। 


ਤਿਨਕ ਹਜਾਰ ਨ_ਤਾ ਕੌ ਦਿਯਾ। ਜਿਯ ਮੈ ਕੋਪ ਸਾਹ ਤਬ ਕਿਯਾ। 
ਬਾਧਿ ਲੈ ਗਯੋ ਤਾ ਕਹ ਤਹਾ। ਕਾਜੀ ਕੋਟਵਾਰ ਥੋ _ਜਹਾ। _੧੪। 


ਮੋ ਤੇ ਬੀਸ ਲਾਖ ਇਨ ਲਿਯਾ। ਅਬ ਇਨ ਮੁਝੈ ਹਜਾਰ ਨ ਦਿਯਾ। 
ਕਹੀ ਸਭੋ _ਸਰਖਤ ਤਿਹ ਹੇਰੋ। ਇਨ ਕੋ ਅਬ ਹੀ ਨ੍ਯਾਇ ਨਿਬੇਰੋ। ੧੫। 


ਛੋਰਿ ਸਰਖਤਹਿ ਸਭਨ _ਨਿਹਾਰੋ। _ਰੁਪਯਾ ਸੌਇਕ ਤਹਾ ਬਿਚਾਰੋ। 
ਸਾਚਾ ਤੇ ਝੂਠਾ ਤਿਹ _ਕਿਯਾ। ਸਭ ਧਨੁ _ਹਰੋ _ਕਾਢਿ ਤਿਹ _ਦਿਯਾ। _੧੬। 


ਬਹੁਰਿ ਬਚਨ ਤਿਨ ਨਾਰਿ ਉਚਾਰੇ। ਮੈ ਨ ਰਹਤ ਹੌ ਗਾਵ ਤਿਹਾਰੇ। 
ਯੌ ਕਹਿ ਜਾਤ ਤਹਾ ਤੇ ਭਈ। ਸੋਫੀ ਯਹਿ_ਕੂਟਿ ਭੈਗੇਰੀ ਗਈ। _੧੭। 
ਦੰਹਾਰਾ 
ਨਿਰਧਨ ਤੇ ਧਨਵੰਤ ਭੀ ਕਰਿ ਤਿਹ ਧਨ ਕੀ ਹਾਨਿ। 
ਸੋਫੀ ਕਹ __ਅਮਲਿਨ _ਛਰਾ ਦੇਖਤ ਸਕਲ _ਜਹਾਨ। _੧੮। ੧। 


/2ਤ ਸੀ ਯਾੰਰਤਹ ਪਖ੍ਯਾਨੇ #੍‌ਲਾ ਲਾਰੇ ਅੰ ਭੂਪ ਭਾਏ ਤੀਨ ਐਂ ਚਈਰਾਨੀ ਦਾਰੂ ਗਆਮਤਨ' 


ਡਾ ਨਭ# ਸ੍ਤ/ =੮੬/ ੪੬੮੯੭/ ਅਫਨੰ/ 


ਚਰਿਤ੍ਰ ਪਾਖਿਆਨ ੫੫੯ 

ਫਿਰ ਸ਼ਾਹ ਨੇ _ਬਚਨ _ਕਿਹਾ--ਮੈਂ ਤੁਹਾਡੇ ਵਰਗਾ ਭਲਾ (ਮਨੁੱਖ) ਹੋਰ ਕੋਈ ਨਹੀਂ 

ਜਾਣਦਾ। ਤੁਸੀਂ ਮੇਰਾ ਸਾਰਾ ਧਨ ਲੈ ਲਵੋ ਅਤੇ ਮੈਨੂੰ ਗੁਪਤ ਰੂਪ ਵਿਚ ਰਸੀਦ _ਲਿਖ 
ਦਿਓ।੮। 


ਉਸ ਤੋਂ ਵੀਹ ਲੱਖ _(ਰੁਪੈਯੇ) ਧਨ ਵਜੋਂ _ਲੈ ਲਏ ਅਤੇ ਉਸ ਨੂੰ ਇਕ ਰਸੀਦ ਲਿਖੀ 
ਦਿੱਤੀ। (ਉਸ ਇਸਤਰੀ ਨੇ ਸਮਝਾਇਆ ਕਿ) ਇਸ (ਰਸੀਦ) ਨੂੰ _ਬਾਜੂਬੰਦ ਵਿਚ _ਰਖਣਾ 
ਅਤੇ ਹੋਰ ਕਿਸੇ ਪੁਰਸ਼ ਨੂੰ ਭੇਦ ਨ _ਦਸਣਾ।੯। 


ਜਦ ਸ਼ਾਹ ਧਨ ਦੇ ਕੇ ਘਰ ਗਿਆ, ਤਾਂ ਉਸ (ਇਸਤਰੀ) ਨੇ ਮਜ਼ਦੂਰਨ ਦਾ ਭੇਸ 
ਧਾਰਨ ਕਰ _ਲਿਆ। ਉਸ ਦੇ ਘਰ ਵਲ ਹੀ ਚਲ ਪਈ। ਉਸ ਮੂਰਖ (ਸ਼ਾਹ) ਨੇ ਭੇਦ ਅਭੇਦ 
ਨ _ਸਮਝਿਆ।੧0। 


(ਉਸ ਨੇ ਸ਼ਾਹ ਨੂੰ) ਕਿਹਾ ਕਿ ਮੈਨੂੰ ਰੋਟੀ ਦਾ ਇਕ ਟੁਕੜਾ ਦੇਣਾ ਅਤੇ _ਗਰਦਨ 
ਉਪਰ _ਪਾਣੀ _ਭਰਵਾਉਣ (ਦਾ ਕੰਮ) ਲੈਣਾ। ਇਸ ਤਰ੍ਹਾਂ ਆਪਣਾ ਥੋੜਾ ਖਰਚ _ਕਰੋਂ। (ਇਸ 
ਵਿਚ) ਕਿਸੇ ਪੁਕਾਰ ਦਾ _ਕੋਈ ਭੇਦ ਅਭੇਦ _ਨ _ਵਿਚਾਰੋ।੧੧। 


ਜਦ _ਉਸ ਇਸਤਰੀ ਨੂੰ ਮੌਕਾ ਲਗਿਆ, ਤਾਂ _ਬਾਜੂਬੰਦ ਨੂੰ _ਖਿਸਕਾ _ਲਿਆ। _ਆਪਣੀ 


ਰਸੀਦ (ਕਬਜ”) ਕਢ ਲਈ ਅਤੇ ਸੌ (ਰੁਪੈਏ ਦੀ ਲਿਖ ਕੇ) ਉਸ ਵਿਚ ਪਾ ਚਲੀ ਗਈ।੧੨। 


ਕਿਤਨੇ ਦਿਨਾਂ ਬਾਦ (ਸ਼ਾਹ ਨੇ) ਰੁਪੈਯਾ ਦੇਣ ਲਈ ਕਿਹਾ ਅਤੇ ਉਥੇ ਇਕ ਬੰਦਾ 
(ਮਨਇਯਾ”! ਮਨੁੱਖ) ਭੇਜ ਦਿੱਤਾ ਕਿ (ਉਹ) ਉਥੋਂ ਇਕ _ਹਜ਼ਾਰ ਰੁਪੈਯਾ ਲੈ ਆਵੇ ਅਤੇ 
ਲਿਆ ਕੇ ਵਪਾਰ ਦਾ ਕੰਮ _ਚਲਾਵੇ।੧੩। 


ਉਸ (ਇਸਤਰੀ) ਨੇ ਉਸ ਨੂੰ ਇਕ ਹਜ਼ਾਰ _ਰੁਪੈਯਾ ਨ _ਦਿੱਤਾ। ਤਦ ਸ਼ਾਹ ਨੇ _ਮਨ 
ਵਿਚ ਗੁੱਸਾ ਕੀਤਾ। ਉਸ ਨੂੰ ਬੰਨ੍ਹ ਕੇ ਉਥੇ ਲੈ ਗਿਆ ਜਿਥੇ ਕਾਜ਼ੀ ਅਤੇ ਕੋਤਵਾਲ ਸਨ।੧੪। 


ਇਸ ਨੇ ਮੇਰੇ ਕੋਲੋਂ ਵੀਹ ਲੱਖ (ਰੁਪੈਯਾ) ਲਿਆ। ਹੁਣ ਇਸ ਨੇ ਮੈਨੂੰ ਇਕ ਹਜ਼ਾਰ ਵੀ 
ਨਹੀਂ _ਦਿੱਤਾ। ਸਭ _ਨੇ _ਕਿਹਾ--ਇਸ ਦੀ ਰਸੀਦ ਵੇਖੋ। ਇਨ੍ਹਾਂ ਨਾਲ ਹੁਣ ਹੀ ਇਨਸਾਫ਼ ਦਾ 
ਨਿਬੇੜਾ _ਕਰੋਂ।੧੫। 


ਰਸੀਦ ਨੂੰ ਖੋਲ੍ਹ ਕੇ ਸਾਰਿਆਂ ਨੇ ਵੇਖਿਆ। ਉਥੇ ਕੇਵਲ ਇਕ _ਸੌ_ਰੁਪੈਯਾ (ਲਿਖਿਆ) 


ਵੇਖਿਆ। (ਉਸ ਨੇ) ਸੋਚੇ ਨੂੰ ਝੂਠਾ ਕਰ ਦਿੱਤਾ ਅਤੇ (ਉਹ) ਸਾਰਾ ਧਨ ਹਰ ਲਿਆ (ਜੋ _ਉਸ 
ਨੂੰ ਦਿ 


ਨੇ) ਕਢ ਕੇ ਉਸ ਦਿੱਤਾ _ਸੀ।੧੬। 

ਫਿਰ ਉਸ ਇਸਤਰੀ ਨੇ ਸ਼ਾਹ ਨੂੰ ਕਿਹਾ--ਮੈਂ ਹੁਣ ਤੁਹਾਡੇ ਪਿੰਡ ਵਿਚ ਨਹੀਂ _ਰਹਾਂਗੀ। 
ਇਹ ਕਹਿ ਕੇ ਉਥੋਂ ਚਲੀ ਗਈ। (ਉਹ) ਭੰਗ ਪੀਣ ਵਾਲੀ ਸੋਫ਼ੀ ਨੂੰ ਲੁਟ ਕੇ ਲੈ ਗਈ।੧੭। 
ਦੰਹਰਾ 


ਉਸ ਦੇ ਧਨ ਦੀ ਹਾਨੀ ਕਰ ਕੇ (ਭਾਵ! ਲੁਟ ਕੇ) ਉਹ ਨਿਰਧਨ ਤੋਂ ਧਨਵਾਨ ਬਣ 
ਗਈ। _ਸਾਰੇ ਜਹਾਨ _ਦੇ ਵੇਖਦੇ ਹੋਇਆਂ (ਉਸ) ਸੋਫ਼ੀ ਨੂੰ ਅਮਲ ਕਰਨ ਵਾਲੀ ਨੇ ਛਲ 
'ਲਿਆ।੧੮। 
/ਏਥੋਂ ਨੰ ਲਾਰਤੁੱਪ/ਨਆਨ ਦੇ ਤੁੰਆ ਗਾਠਤ ਦੇ ਮਤਾਂ ਭੂਪ ਸੰਵਾਦ ਦੇ =੮#ਵੇ' ਲਾਠਤ੍ਹ ਦੀ ਸ਼ਮਪਤੀ 
ਭਾ ਲਭ _ਹੀ/ =੮੪#/ ੪੬੮੯੭/ ਚਲਟਾ/ 


੫੬0 


ਚੱਪਣਾ 
ਚਿਤ੍ਰ ਕੇਤੁ ਰਾਜਾ ਇਕ ਪੂਰਬ। ਜਿਹ ਬਚਿਤ੍ਰ ਰਥ ਪੁਤ੍ਰ _ਅਪੂਰਬ। 
ਚਿਤ੍ਰਾਪੂਰ ਨਗਰ ਤਿਹ ਸੋਹੈ। ਜਿਹ ਢਿਗ ਦੇਵ ਦੈਤ ਪੁਰ ਕੋ _ਹੈ। ੧। 


ਸੀ ਕਟਿ ਉਤਿਮ ਦੇ ਤਿਹ ਨਾਰੀ। ਸੂਰਜ ਵਤ ਤਿਹ ਧਾਮ ਦੁਲਾਰੀ। 
ਜਿਹ ਸਮ ਸੁੰਦਰਿ ਨਾਰਿ ਨ ਕੋਈ। ਆਗੇ ਭਈ ਨ ਪਾਛੇ ਹੋਈ। ੨। 


ਬਾਨੀ ਰਾਇ ਤਹਾ ਇਕ ਸਾਹਾ। ਜਿਹ ਮੁਖੁ ਸਮ ਸੁੰਦਰਿ ਨਹਿ ਮਾਹਾ। 
ਸੀ ਗੁਲਜਾਰ ਰਾਇ ਸੁਤ ਤਾ ਕੇ। ਦੇਵ ਦੈਤ ਕੋਇ ਤੁਲਿ ਨ ਵਾ ਕੇ। ੩। 


ਰਾਜ ਸੁਤਾ ਤਾ ਕੋ _ਲਖਿ ਰੂਪਾ। ਮੋਹਿ ਰਹੀ ਮਨ ਮਾਹਿ ਅਨੂਪਾ। 
ਏਕ _ਸਹਚਰੀ ਤਹਾ ਪਠਾਈ। ਜਿਹ ਤਿਹ _ਭਾਤਿ ਤਹਾ ਲੈ ਆਈ। ੪। 


ਮਿਲਤ ਕੁਅਰਿ ਤਾ ਸੌ ਸੁਖੁ ਪਾਯੋ। _ਭਾਤਿ _ਭਾਤਿ ਮਿਲਿ ਭੋਗ ਕਮਾਯੋ। 
ਚੁੰਬਨ ਭਾਤਿ ਭਾਤਿ ਕੇ ਲੀਏ। ਭਾਤਿ ਅਨਿਕ ਕੇ ਆਸਨ ਕੀਏ। ੫। 


ਤਬ ਲਗਿ ਮਾਤ ਪਿਤਾ ਤਹ ਆਯੋ। _ਨਿਰਖਿ ਸੁਤਾ ਚਿਤ ਮੈ ਦੁਖ ਪਾਯੋ। 
ਕਿਹ ਛਲ ਸੋ ਇਹ ਦੁਹੂੰ ਸੰਘਾਰੋ। ਛਤੂ ਜਾਰ ਕੇ ਸਿਰ ਪਰ ਢਾਰੋ। ੬। 


ਦੁਹੂੰਅਨ ਕੇ _ਫਾਸੀ _ਗਰੁ _ਡਾਰੀ। _ਪਿਤਾ ਸਹਿਤ ਮਾਤਾ _ਹਨਿ ਡਾਰੀ। 
ਫਾਸ ਕੰਠ ਤੇ ਲਈ ਨਕਾਰੀ। ਬੋਲਿ ਲੋਗ ਸਭ _ਐਸ _ਉਚਾਰੀ। _੭। 


ਇਨ ਦੁਹੂੰ _ਜੋਗ _ਸਾਧਨਾ _ਸਾਧੀ। ਨ੍ਰਿਪ ਰਾਨੀ _ਜੁਤ ਪਵਨ _ਅਰਾਧੀ। 
ਬਾਰਹ _ਬਰਿਸ ਬੀਤ ਹੈ ਜਬ ਹੀ। ਜਗਿ ਹੈ ਛਾਡਿ ਤਾਰਿਯਹਿ ਤਬ ਹੀ। ੮। 


ਤਬ ਲਗਿ _ਤਾਤ _ਦਿਯਾ ਮੁਹਿ ਰਾਜਾ। ਰਾਜ ਸਾਜ ਕਾ ਸਕਲ _ਸਮਾਜਾ। 
ਤਬ ਲਗਿ ਤਾ ਕੋ ਰਾਜ ਕਮੈ ਹੋ। ਜਬ ਜਗ ਹੈ ਤਾ ਕੌ ਤਬ ਦੈ ਹੋ। ੯। 


ਇਹ ਛਲ _ਤਾਤ ਮਾਤ ਕਹ _ਘਾਈ। ਲੋਗਨ ਸੋ ਇਹ _ਭਾਤਿ ਜਨਾਈ। 
ਜਬ _ਅਪਨੋ ਦ੍ਰਿੜ ਰਾਜ ਪਕਾਯੋ। ਛਤਰ ਮਿਤ੍ਰ ਕੇ ਸੀਸ _ਫਿਰਾਯੋ। _੧0। 


ਦੰਹਾਰਾ 
ਤਾਤ ਮਾਤ ਇਹ _ਭਾਤਿ ਹਨਿ ਦਿਯੋ ਮਿਤੁ ਕੌ _ਰਾਜ। 
ਸਕਤ ਨ ਕੋਈ ਪਛਾਨਿ ਕਰਿ ਚੰਚਲਾਨ ਕੇ _ਕਾਜ। _੧੧। ੧। 


/ਏੱਤਾ ਹੀੰ ਗਾਰ ੫ਖ੍ਹਯਲਾਨੇ /$ੈਯਾ ਲਾੜੇ ਅੰਤਾਂ ਭੂਆ ਸੰਭਾਏੇ ਤੀਨ ਸੈਂ ਪਲਾਲੀ ਗਾਰ ਸਮਪਤਨਆ 


ਡਾ ਨਭਨਆ ਡਤ/ _=੮੫/ ੬੯75/ ਅਫਰੰ/ 


ਚਰਿਤ੍ਰ ਪਾਖਿਆਨ ੫੬੧ 


ਜੱਪਣਾ 

ਪੂਰਬ ਵਿਚ ਇਕ ਚਿਤ੍ਰ ਕੇਤੁ ਨਾਂ ਦਾ ਰਾਜਾ ਸੀ ਜਿਸ ਦਾ ਬਚਿਤ੍ਰ ਰਥ ਨਾਂ ਦਾ 
ਅਦੁੱਤੀ ਪੁੱਤਰ _ਸੀ। _ਉਸ _ਦਾ _ਚਿਤ੍ਰਾਪੁਰ ਨਗਰ _ਸ਼ੋਭਦਾ ਸੀ ਜਿਸ ਦੇ ਸਾਹਮਣੇ ਦੇਵਤਿਆਂ 
ਅਤੇ ਦੈਂਤਾਂ ਦੀਆਂ _ਪੁਰੀਆਂ ਕੀ ਸਨ _(ਭਾਵ[ ਕੁਝ _ਵੀ ਨਹੀਂ _ਸਨ)।੧। 

ਉਸ ਦੇ ਘਰ ਕਟਿ ਉਤਿਮ ਦੇ (ਦੇਈ) ਨਾਂ ਦੀ ਇਸਤਰੀ ਸੀ। ਉਸ ਦੇ ਘਰ ਸੂਰਜ 
ਵਰਗੀ ਪੁੱਤਰੀ ਸੀ। ਜਿਸ ਵਰਗੀ ਹੋਰ ਕੋਈ ਸੁੰਦਰ ਇਸਤਰੀ ਨਹੀਂ _ਸੀ। (ਉਹੋ ਜਿਹੀ) ਨ 
ਅਗੇ ਹੋਈ ਹੈ ਅਤੇ ਨ ਬਾਦ ਵਿਚ _ਹੋਵੇਗੀ।੨। 

ਬਾਨੀ ਰਾਇ ਨਾਂ ਦਾ ਉਥੇ ਇਕ ਸ਼ਾਹ ਸੀ, ਜਿਸ ਦੇ ਮੁਖ ਵਰਗਾ ਸੁੰਦਰ ਚੰਦ੍ਰਮਾ 
(ਮਾਹਾ) ਵੀ ਨਹੀਂ ਸੀ। ਉਸ ਦੇ (ਘਰ) ਗੁਲਜ਼ਾਰ ਰਾਇ ਨਾਂ ਦਾ ਪੁੱਤਰ _ਸੀ। _ਦੇਵਤਿਆਂ 
ਅਤੇ ਦੈਂਤਾਂ ਵਿਚੋਂ ਕੋਈ ਵੀ ਉਸ ਦੇ ਬਰਾਬਰ ਨਹੀਂ _ਸੀ।੩। 

ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ। ਮਨ ਵਿਚ (ਉਸ) ਅਨੂਪ ਉਤੇ ਮੋਹਿਤ ਹੋ 
ਗਈ। (ਉਸ ਨੇ) ਇਕ ਸਹੇਲੀ ਉਥੇ _ਭੇਜੀ। (ਉਹ ਜਾ ਕੇ) ਜਿਵੇਂ ਕਿਵੇਂ ਉਸ ਨੂੰ ਉਥੇ ਲੈ 
ਆਈ।੪। 

ਰਾਜ ਕੁਮਾਰੀ ਨੇ ਉਸ ਨੂੰ ਮਿਲ ਕੇ ਬਹੁਤ ਸੁਖ ਪ੍ਰਾਪਤ ਕੀਤਾ। (ਉਸ ਨਾਲ) ਮਿਲ ਕੇ 
ਭਾਂਤ ਭਾਂਤ _ਦਾ _ਰਮਣ _ਕੀਤਾ। _ਕਈ ਤਰ੍ਹਾਂ ਦੇ ਚੁੰਬਨ ਲਏ। ਅਨੇਕ _ਢੰਗਾਂ _ਦੇ ਆਸਣ 
ਕੀਤੋ ।੫। 

ਤਦ ਤਕ ਉਸ ਦੇ ਮਾਤਾ ਪਿਤਾ ਉਥੇ ਆ ਗਏ। (ਉਨ੍ਹਾਂ ਨੂੰ) ਵੇਖ ਕੇ ਰਾਜ ਕੁਮਾਰੀ ਨੇ 
ਮਨ ਵਿਚ ਦੁਖ ਮਹਿਸੂਸ _ਕੀਤਾ। (ਸੋਚਣਾ ਲਗੀ ਕਿ) ਕਿਸੇ ਛਲ ਨਾਲ ਇਨ੍ਹਾਂ ਦੋਹਾਂ ਨੂੰ ਮਾਰ 
ਦਿਆਂ ਅਤੇ ਯਾਰ _ਦੇ ਸਿਰ ਉਤੇ _ਛਤ _ਝੁਲਾ _ਦਿਆਂ।੬। 

ਦੋਹਾਂ (ਮਾਤਾ ਪਿਤਾ) ਦੇ _ਗੌਲ ਵਿਚ ਫਾਹੀ ਪਾ ਦਿੱਤੀ ਅਤੇ ਪਿਤਾ ਸਮੇਤ ਮਾਤਾ ਨੂੰ 
ਮਾਰ ਦਿੱਤਾ। (ਫਿਰ ਉਨ੍ਹਾਂ ਦੇ) _ਗਲਿਆਂ ਵਿਚ ਫਾਹੀ ਕਢ ਲਈ ਅਤੇ ਲੋਕਾਂ ਨੂੰ ਬੁਲਾ ਕੇ 
ਇਸ ਤਰ੍ਹਾਂ ਕਹਿਣ _ਲਗੀ--।੭। 

ਇਨ੍ਹਾਂ ਦੋਹਾਂ ਨੇ _ਯੋਗ ਸਾਧਨਾ ਕੀਤੀ ਹੈ। ਰਾਜੇ ਨੇ _ਰਾਣੀ ਸਮੇਤ ਪ੍ਰਾਣਾਯਾਮ ਕੀਤਾ ਹੈ 
(ਅਰਥਾਤ!1 ਪ੍ਹਾਣਾਂ ਨੂੰ ਦਸਮ ਦੁਆਰ ਚੜ੍ਹਾ ਲਿਆ ਹੈ)। ਜਦ ਬਾਰ੍ਹਾਂ ਸਾਲ _ਬੀਤ _ਜਾਣਗੇ, 
ਤਦ ਇਹ ਸਮਾਧੀ ਛਡ ਕੇ (ਭਾਵ-ਖੌਲ੍ਹ _ਕੇ) _ਜਾਗ _ਜਾਣਗੇ।੮। 

ਤਦ ਤਕ ਪਿਤਾ ਜੀ _ਨੇ ਮੈਨੂੰ ਰਾਜ ਦਿੱਤਾ ਹੈ ਅਤੇ ਰਾਜ ਦਾ ਹੋਰ ਸਾਰਾ _ਠਾਠ-ਬਾਠ 
(ਵੀ ਸੌਂਪਿਆ) ਹੈ। ਤਦ ਤਕ (ਮੈਂ) ਉਨ੍ਹਾਂ ਦਾ ਰਾਜ _ਚਲਾਵਾਂਗੀ। ਜਦ _ਉਹ _ਜਾਗਣਗੇ ਤਾਂ 
ਉਨ੍ਹਾਂ ਨੂੰ ਦੇ _ਦਿਆਂਗੀ।੯। 
ਜਦ ਉਸ ਨੇ ਆਪਣਾ ਰਾਜ ਪੌਕਾ ਕਰ _ਲਿਆ। (ਤਦ ਫਿਰ) ਰਾਜ-ਛਤ੍ਹ _ਮਿਤਰ ਦੇ ਸਿਰ 
ਉਤੇ ਝੁਲਾ ਦਿੱਤਾ।੧0। 
ਦੰਹਰਾ 

ਮਾਤਾ ਪਿਤਾ ਨੂੰ ਇਸ ਤਰ੍ਹਾਂ ਮਾਰ ਦਿੱਤਾ ਮਿਤਰ ਨੂੰ ਰਾਜ ਦੇ ਦਿੱਤਾ। ਇਸਤਰੀਆਂ ਦੇ 
ਕੰਮਾਂ ਨੂੰ _ਕੋਈ ਵੀ ਪਛਾਣ _ਨਹੀਂ _ਸਕਿਆ।੧੧। 

/ਏਥੋਂ ਨੰ ਲਾਰਤੁੱਪ/ਨਆਨ ਦੇ ਤੂਆ ਲਾਹਤ੍ਹ ਦੇ ਮੰਤ ਝੂ ਸੰਵਾਦ ਦੇ ੩੮੫੬ ਲਾਰਤੂ ਦੀ ਸਮਾਪਤੀ 

ਭਾ ਲਭ _ਹੈ/ _=੮੫/ ੬੯੭5/ ਚਲਦਾ? 


੫੬੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਘਣ? 
ਕੇਤੁ ਇਕ ਭੂਪ _ਭਨਿਜੈ। _ਬੀਰਪੁਰੀ ਤਿਹ ਨਗਰ _ਕਹਿਜੈ। 


ਬੀਰ 
ਸੀ _ਦਿਨ ਦੀਪਕ ਦੇ ਤਿਹ _ਰਾਨੀ। ਸੁੰਦਰਿ ਭਵਨ ਚਤੁਰ ਦਸ _ਜਾਨੀ। ੧। 
ਰਾਇ _ਗੁਮਾਨੀ ਤਹ ਇਕ _ਛਤ੍ਰੀ। ਸੂਰਬੀਰ ਬਲਵਾਨ _ਧਰਤ੍ਹੀ। 

ਇਕ ਸੁੰਦਰ ਅਰ ਚਤੁਰਾ ਮਹਾ। ਜਿਹ ਸਮ _ਉਪਜਾ ਕੋਈ ਨ ਕਹਾ। ੨। 


ਰਾਜ _ਤਰੁਨਿ ਜਬ ਤਾਹਿ _ਨਿਹਾਰਿਯੋ। _ਇਹੈ _ਚੰਚਲਾ _ਚਿਤ _ਬਿਚਾਰਿਯੋ। 
ਕਹੋ ਚਰਿਤਰ ਕਵਨ ਸੋ _ਕੀਜੈ। ਜਿਹ ਬਿਧਿ ਪਿਯ ਸੋ ਭੋਗ ਕਰੀਜੈ। ੩। 


ਬੀਰ ਮਤੀ ਇਕ _ਸਖੀ ਸ੍ਯਾਨੀ। _ਕਾਨਿ _ਲਾਗਿ _ਭਾਖ੍ਯੋ ਤਿਹ _ਰਾਨੀ। 
ਰਾਇ ਗੁਮਾਨੀ ਕੌ ਲੈ ਕੈ ਆਇ। ਜਿਹ ਤਿਹ ਬਿਧਿ ਮੁਹਿ ਦੇਹੁ ਮਿਲਾਇ। ੪। 


ਸਖੀ _ਬ੍ਰਿਥਾ ਸਭ _ਭਾਖਿ _ਸੁਨਾਈ। ਜ੍ਯੋ ਰਾਨੀ ਕਹਿ _ਤਾਹਿ _ਸੁਨਾਈ। 
ਜਿਹ ਤਿਹ ਬਿਧਿ ਤਾ ਕਹ _ਉਰਝਾਈ। ਆਨਿ _ਕੁਅਰ ਕੌ ਦਯੋ _ਮਿਲਾਈ। ੫। 


ਭਾਤਿ _ਭਾਤਿ ਤਿਹ ਸਾਥ _ਬਿਹਾਰੀ। ਭੋਗ ਕਰਤ ਬੀਤੀ ਨਿਸੁ _ਸਾਰੀ। 
ਤਬ ਲਗਿ ਆਇ ਗਯੋ ਤਹ ਰਾਜਾ। ਇਹ ਬਿਧਿ ਚਰਿਤ _ਚੰਚਲਾ _ਸਾਜਾ। ੬੧ 


ਤੀਛਨ ਖੜਗ ਹਾਥ ਮਹਿ ਲਯੋ। ਲੈ ਮਿਤਹਿ ਕੇ ਸਿਰ ਮਹਿ ਦਯੋ। 
ਟੂਕ ਟੂਕ ਕਰਿ ਤਾ ਕੇ ਅੰਗਾ। ਬਚਨ ਕਹਾ ਰਾਜਾ ਕੇ ਸੰਗਾ। ੭। 


ਚਲੋ ਭੂਪ ਇਕ _ਚਰਿਤ _ਦਿਖਾਊ। _ਗੌਸ _ਮਰਾਤਿਬ ਤੁਮੈ _ਲਖਾਊ। 
ਰਾਇ ਚਰਿਤ _ਕਛਹੂੰ ਨ ਬਿਚਾਰਿਯੋ। ਮ੍ਰਿਤਕ ਪਰਾ ਤਿਹ ਮਿਤ੍ਰ _ਨਿਹਾਰਿਯੋ। _੮। 


੮. 


ਤਾ ਕੌ ਗੌਸ ਕੁਤੁਬ ਕਰਿ ਮਾਨਾ। ਭੇਦ ਅਭੇਦ ਨ ਮੂੜ _ਪਛਾਨਾ। 
ਤੁਸਤ ਹਾਥ ਤਾ ਕੌ ਨ ਲਗਾਯੋ। ਪੀਰ _ਪਛਾਨਿ ਜਾਰ ਫਿਰ ਆਯੋ। ੯। 


ਦੰਹਰਾ 
ਪ੍ਰਥਮ ਭੋਗ ਤਾ ਸੌ ਕਿਯਾ ਬਹੁਰੋਂ ਦਿਯਾ ਸੰਘਾਰਿ। 
ਮੂੜ ਭੂਪ ਇਹ ਛਲ ਛਲਾ ਸਕਾ ਨ ਭੇਦ ਬਿਚਾਰ। ੧0। ੧। 


/ਏੱਤਾ ਹੀ ਲਾਂਰਤ੍ਹ ੫ਖ੍ਹਯਾਨੇ /ਤੈਯਾ ਲਾਰੇਤ੍ਹੇ ਮੰਨੀ ਝੂਪ ਸੰਭਾਦੇ ਤਨ ਸੌ ਆਲੀ ਲਾਰੇਤੂ ਸਮਾਪਤਮ 


ਗਤ ਨਭਨਆ ਸਤ =੨੮੬/ ੬੯੧5/ %ਫਹੀ/ 
ਚੱਪਣਾ 


ਮਾਰਵਾਰ ਇਕ ਭੂਪ _ਭਨਿਜੈ। ਚੰਦੂ ਸੈਨ ਤਿਹ ਨਾਮ _ਕਹਿਜੈ। 
ਸੀ ਜਗ ਮੋਹਨ ਦੇ ਤਿਹ ਨਾਰਿ। ਘੜੀ ਆਪੁ ਜਨੁ ਬੁਹਮ ਸੁ ਨਾਰ। ੧। 


ਚਰਿਤ੍ਰ ਪਾਖਿਆਨ ੫੬੩ 


ਚੱਪਾਣ 

ਬੀਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਉਸ ਦੇ ਨਗਰ ਦਾ ਨਾਂ ਬੀਰਪੁਰੀ ਸੀ। 
ਦਿਨ ਦੀਪਕ ਦੇ (ਦੇਈ) ਉਸ ਦੀ ਰਾਣੀ ਸੀ। (ਉਹ) ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ 
ਸੀ।੧। 

ਗੁਮਾਨੀ ਰਾਇ ਨਾਂ ਦਾ ਉਥੇ ਇਕ ਛਤ੍ਰੀ ਸੀ, ਜੋ _ਸ਼ੂਰਬੀਰ, ਬਲਵਾਨ ਅਤੇ ਅਸੁਧਾਰੀ ਸੀ। 
ਉਹ ਇਕ ਸੁੰਦਰ ਅਤੇ ਦੂਜਾ ਚਤੁਰ ਸੀ, ਜਿਸ ਵਰਗਾ ਕੋਈ ਕਿਤੇ ਨਹੀਂ ਪੈਦਾ ਹੋਇਆ ਸੀ।੨। 


ਰਾਣੀ ਨੇ ਜਦ ਉਸ ਨੂੰ ਵੇਖਿਆ (ਤਾਂ ਉਸ) ਇਸਤਰੀ ਨੇ ਮਨ ਵਿਚ ਵਿਚਾਰ _ਕੀਤਾ। 
ਦਸੋ, ਕਿਹੜਾ _ਚਰਿਤੁ _ਕੀਤਾ ਜਾਵੇ, ਜਿਸ _ਢੰਗ _ਨਾਲ _ਪ੍ਯਿ ਦਾ _ਸੈਯੋਗ ਸੁਖ ਪ੍ਰਾਪਤ _ਕੀਤਾ 
ਜਾ _ਸਕੇ।੩। 

(ਉਸ ਦੀ) ਬੀਰ ਮਤੀ ਨਾਂ ਦੀ ਇਕ ਸਿਆਣੀ ਸਖੀ ਸੀ। ਉਸ ਨੂੰ ਰਾਣੀ ਨੇ ਕੰਨ ਦੇ 
ਨੇੜੇ ਕਰ ਕੇ ਕਿਹਾ ਕਿ ਗੁਮਾਨੀ ਰਾਇ ਨੂੰ ਲੈ ਕੇ ਆ ਅਤੇ ਜਿਵੇਂ ਕਿਵੇਂ ਕਰ ਕੇ (ਉਹ) ਮੈਨੂੰ 
ਮਿਲਾ ਦੇ।੪। 

(ਉਸ) ਸਖੀ ਨੇ (ਜਾ ਕੋ ਗੁਮਾਨੀ ਰਾਇ ਨੂੰ ਸੁ 
ਜਿਵੇਂ ਰਾਣੀ (ਨੇ ਕਹੀ ਸੀ, ਉਵੇਂ) ਉਸ ਨੂੰ ਕਹਿ ਕੇ ਸੁਣਾ ਦਿੱਤੀ। ਜਿਵੇਂ ਕਿਵੇਂ ਕਰ ਕੇ ਉਸ 
ਨੂੰ ਉਲਝਾ ਲਿਆ ਅਤੇ ਲਿਆ ਕੇ ਰਾਣੀ ਨੂੰ ਮਿਲਾ ਦਿੱਤਾ।੫। 

(ਰਾਣੀ ਨੇ) ਭਾਂਤ ਭਾਂਤ ਦਾ ਉਸ _ਨਾਲ _ਰਮਣ _ਕੀਤਾ। _ਸੈਯੋਗ ਕਰਦਿਆਂ ਸਾਰੀ ਰਾਤ 
ਬੀਤ ਗਈ। _ਤਦ ਤਕ ਉਥੇ ਰਾਜਾ ਆ ਗਿਆ। ਤਾਂ (ਉਸ) ਇਸਤਰੀ ਨੇ ਇਸ ਤਰ੍ਹਾਂ ਚਰਿਤੂ 
ਖੋਡਿਆ।੬। 

(ਉਸ ਨੇ) ਹੱਥ ਵਿਚ _ਤਿਖੀ ਤਲਵਾਰ ਲੈ ਲਈ ਅਤੇ ਲੈ ਕੇ ਮਿਤਰ ਦੇ ਸਿਰ ਵਿਚ 
ਮਾਰੀ। ਉਸ ਦੇ ਅੰਗਾਂ ਨੂੰ ਟੋਟੇ ਟੋਟੇ ਕਰ ਦਿੱਤਾ ਅਤੇ ਰਾਜੇ ਨੂੰ (ਇਸ ਤਰ੍ਹਾਂ) ਕਿਹਾ--।੭। 


ਹੇ ਰਾਜਨ! ਚਲੋ, ਤੁਹਾਨੂੰ ਇਕ ਚਰਿਤ੍ਰ ਵਿਖਾਵਾਂ ਅਤੇ ਗੌਂਸ ਦਾ ਦਰਜਾ ਪ੍ਰਾਪਤ ਕਰਨ 
ਵਾਲਾ _(ਪੀਰ) ਦਿਖਾਵਾਂ (ਵਿਸ਼ੇਸ਼ ਅਜਿਹੇ ਪੀਰ ਜੋ __ਧਿਆਨ-ਮਗਨ ਅਵਸਥਾ _ਵਿਚ ਆਪਣੇ 
ਸ਼ਰੀਰ ਦੇ ਅੰਗ ਵੱਖ ਵੱਖ ਕਰ ਦਿੰਦੇ ਦਸੇ ਜਾਂਦੇ ਹਨ)। ਰਾਜੇ ਨੇ ਚਰਿਤ੍ਰ ਬਾਰੇ ਕੁਝ ਨ 
ਵਿਚਾਰਿਆ ਅਤੇ (ਉਥੇ) ਉਸ ਦੇ ਮਰੇ ਪਏ ਮਿਤਰ ਨੂੰ _ਵੇਖਿਆ।੮। 


ਉਸ ਨੂੰ (ਰਾਜੇ ਨੇ) ਗੌਂਸ ਕੁਤੁਬ ਪੀਰ ਕਰ ਕੇ ਮੰਨ ਲਿਆ। (ਉਸ) ਮੂਰਖ ਨੇ ਭੇਦ 


ਅਭੇਦ ਨੂੰ ਨਹੀਂ _ਸਮਝਿਆ। _ਡਰਦੇ ਹੋਇਆਂ ਉਸ ਨੂੰ ਹੱਥ ਨ ਲਗਾਇਆ ਅਤੇ ਯਾਰ ਨੂੰ 
ਪੀਰ _ਸਮਝ _ਕੇ ਪਰਤ ਆਇਆ।੯। 
ਦਹਰਾ 

ਪਹਿਲਾਂ ਉਸ _ਨਾਲ _ਸੈਯੋਗ _ਕੀਤਾ ਅਤੇ _ਫਿਰ _ਮਾਰ _ਦਿੱਤਾ। ਮੂਰਖ ਰਾਜਾ ਇਸ _ਛਲ 
ਨਾਲ _ਛਲਿਆ ਗਿਆ ਅਤੇ ਭੇਦ ਨੂੰ ਵਿਚਾਰ ਨ __ਸਕਿਆ।੧0। 


/ਟਥੋਂ ਗੰ ਗਰੇਤੁੱਪ/ਮਆਨ ਦੇ ਤੁਆ ਗਾਰੇਤੂ ਦੇ ਅੰਤ ਡੁਪ ਸੰਵਾਦ ਦੇ =੮੬ਵੇ' ਗਰੇੜਹ `ਦੀ ਸ਼ਮਪਤਨ 
ਭਾ ਲਭ ਹੈ/ ੨੮੬੪ ੪੯੧5/ ਜਲਦਾ/ 
ਜੱਪਣਾ 
ਮਾਰਵਾੜ ਵਿਚ ਇਕ ਰਾਜਾ ਦਸਿਆ ਜਾਂਦਾ ਸੀ। ਉਸ ਦਾ ਨਾਂ ਚੰਦੂ ਸੈਨ ਕਿਹਾ 
ਜਾਂਦਾ ਸੀ। ਜਗਮੋਹਨ ਦੇ (ਦੇਈ) ਉਸ ਦੀ ਰਾਣੀ _ਸੀ। (ਉਹ ਇਤਨੀ ਸੁੰਦਰ ਸੀ) ਮਾਨੋ 
ਵਿਧਾਤਾ ਨੇ ਆਪ ਉਹ ਇਸਤਰੀ _ਘੜੀ _ਹੋਵੇ।੧। 


੫੬੪ 


ਸੀ _ਦਸਮ-ਗ੍ਰੰਥ _ਸਾਹਿਬ 


ਚੰਦੂਵਤੀ ਇਹ ਪੁਰੀ _ਬਿਰਾਜੈ। ਨਾਗ ਲੋਕ ਜਾ ਕੌ _ਲਖਿ ਲਾਜੈ। 
ਹੋਡ ਪਰੀ ਇਕ ਦਿਨ ਤਿਨ ਮਾਹ। ਬਚਨ ਕਹਾ ਤ੍ਰਿਯ ਸੌ ਲਰ _ਨਾਹ। ੨। 


ਐਸੀ ਕਵਨ ਜਗਤ ਮੈ ਨਾਰੀ। ਕਾਨ ਨ ਸੁਨੀ ਨ ਨੈਨ ਨਿਹਾਰੀ। 
ਪਤਿਹਿ ਢੋਲ ਕੀ ਢਮਕ ਸੁਨਾਵੈ। ਬਹੁਰਿ ਜਾਰ ਸੌ ਭੋਗ ਕਮਾਵੈ। ੩। 


ਇਹੈ ਟੇਵ ਤਿਨ ਡਾਰੀ। ਔਰਨ ਤ੍ਰਿਯ ਸੌ_ਪੁਗਟ ਉਚਾਰੀ। 
ਬਚਨ ਸੁਨਤ ਰਾਜਾ _ਹਰਖਾਨੋ। _ਤਾ ਕੌ ਅਤਿ _ਪਤਿਬ੍ਰਤਾ _ਜਾਨੋ। 
ਨਿਜੁ ਸਿਰ ਕੈ ਰਾਨੀ ਘਟ ਲ੍ਯਾਵੈ। _ਆਨਿ _ਪਾਨਿ _ਪੁਨਿ ਮੁਝੈ _ਪਿਲਾਵੈ। ੬। 


ਇਕ ਦਿਨ ਤ੍ਰਿਯ ਪਿਯ ਸੋਤ ਜਗਾਈ। ਲੈ ਘਟ ਕੌ ਕਰ ਚਲੀ ਬਨਾਈ। 
ਜਬ ਤੁਮ ਢੋਲ ਢਮਕ ਸੁਨਿ _ਲੀਜੋ। ਤਬ ਇਮਿ ਕਾਜ ਰਾਜ ਤੁਮ _ਕੀਜੋ। _੭। 


ਪ੍ਰਥਮ _ਸੁਨ੍ਯੋ ਸਭ _ਢੋਲ _ਬਜਾਯੋ। _ਜਨਿਯਹੁ _ਰਾਨੀ ਡੋਲ _ਧਸਾਯੋ। 
ਦੁਤਿਯ _ਢਮਾਕ _ਸੁਨੋ ਜਬ _ਗਾਢਾ। _ਜਨਿਯਹੁ _ਤਰੁਨਿ ਕੂਪ ਤੇ _ਕਾਢਾ। ੮। 


ਤਹਿਕ ਲਹੌਰੀ ਰਾਇ ਭਨਿਜੈ। ਜਾ ਸੰਗ ਤ੍ਰਿਯ ਕੋ ਹੇਤੁ _ਕਹਿਜੈ। 
ਲਯੋ _ਤਿਸੀ ਕੋ ਤੁਰਤ ਮੰਗਾਇ। ਭੋਗ _ਕਿਯਾ ਅਤਿ _ਰੁਚਿ ਉਪਜਾਇ। ੯। 


ਪ੍ਰਥਮ ਜਾਰ ਜਬ _ਧਕਾ _ਲਗਾਯੋ। _ਤਬ _ਰਾਨੀ ਲੈ ਢੋਲ _ਬਜਾਯੋ। 


ਜਬ _ਤਿਹ ਲਿੰਗ ਸੁ _ਭਗ ਤੇ ਕਾਢਾ। ੜ੍ਿਯਿ _ਦਿਯ ਢੋਲ _ਢਮਾਕਾ _ਗਾਢਾ। _੧0। 


ਤਬ ਰਾਜੈ ਇਹ ਭਾਤਿ ਬਿਚਾਰੀ। _ ਡੋਰਿ ਕੂਪ ਤੇ ਨਾਰਿ ਨਿਕਾਰੀ। 
ਤਿਨ ਤ੍ਰਿਯ ਭੋਗ ਜਾਰ ਸੌ ਕੀਨਾ। ਰਾਜਾ ਸੁਨਤ _ਦਮਾਮੋ__ਦੀਨਾ। _੧੧। 


ਪ੍ਰਥਮ _ਜਾਰ ਸੌ ਭੋਗ _ਕਮਾਯੋ। ਬਹੁਰੋ ਢੋਲ _ਢਮਾਕ _ਸੁਨਾਯੋ। 
ਭੂਪ _ਕ੍ਰਿਯਾ ਕਬਹੂੰ ਨ ਬਿਚਾਰੀ। ਕਹਾ ਚਰਿਤ੍ਰ _ਕਿਯਾ ਇਮ ਨਾਰੀ। ੧੨। ੧। 


/ਏਂਤਾ ਹੀੰ ਲਾਂਰਤ੍ਹ ੫ਖ੍ਹਯਾਨੇ /ਤੈਯਾ ਲਾਰੇਤ੍ਹੇ ਮੰਨੀ ਝੂਪ ਸੰਠਾਏੇ ਤਨ ਸੌਂ ਸਤਾਨੀ ਗਾਠਤ ਸਆਖਤਮਆ 


ਡਾ ਨਭ# ਸਤ/ _ =੮੭/ ੬੯੨੩/ ਅਆਫਲੰ/ 


ਚਰਿਤ੍ਰ ਪਾਖਿਆਨ ੫੬੫ 


ਇਸ ਦੀ ਚੰਦੁਵਤੀ ਨਗਰੀ ਹੁੰਦੀ ਸੀ, ਜਿਸ ਦੀ (ਸੁੰਦਰਤਾ ਨੂੰ) ਵੇਖ ਕੇ ਨਾਗ ਲੋਕ 
ਵੀ ਸ਼ਰਮਾਉਂਦਾ ਸੀ। ਉਨ੍ਹਾਂ (ਰਾਜੇ ਅਤੇ ਰਾਣੀ) ਵਿਚ ਇਕ _ਦਿਨ ਸ਼ਰਤ ਲਗ _ਗਈ। _ਰਾਜੇ 
ਨੇ ਲੜ ਕੇ ਰਾਣੀ ਨੂੰ ਬਚਨ _ਕਿਹਾ--।੨। 

ਜਗਤ ਵਿਚ ਅਜਿਹੀ ਕਿਹੜੀ ਇਸਤਰੀ ਹੈ (ਜਿਸ ਬਾਰੇ) ਕੰਨਾਂ ਨਾਲ ਸੁਣਿਆ ਨ 
ਹੋਵੇ, ਜਾਂ ਅੱਖਾਂ ਨਾਲ ਵੇਖਿਆ ਨ ਹੋਵੇ। ਪਤੀ ਨੂੰ ਢੋਲ ਦੀ ਢਮਕ ਸੁਣਾਵੇ (ਅਰਥਾਤ!1 ਖ਼ੁਸ਼ 
ਕਰੇ) ਅਤੇ ਫਿਰ _ਯਾਰ _ਨਾਲ _ਰਮਣ _ਕਰੇ।੩। 

ਜਦ ਕਈ ਦਿਨ ਬੀਤ ਗਏ ਤਾਂ ਇਸਤਰੀ 
(ਸੋਚਣ ਲਗੀ ਕਿ) ਅਜਿਹਾ ਚਰਿਤ੍ਰ _ਕਰ ਕੇ ਪਤੀ 
ਯਾਰ _ਨਾਲ _ਰਮਣ ਵੀ ਕਰਾਂ।੪। 

ਉਦੋਂ ਤੋਂ ਉਸ ਨੇ ਇਹੋ ਆਦਤ ('ਟੇਵ”) ਬਣਾ ਲਈ ਅਤੇ ਹੋਰਨਾਂ ਇਸਤਰੀਆਂ ਨੂੰ ਵੀ 
ਸਾਫ਼ ਦਸ ਦਿੱਤਾ ਕਿ _ਮੈਂ ਸਿਰ ਉਤੇ ਪਾਣੀ ਦੀ ਗਾਗਰ _('ਪਾਨਿ ਕੋ _ਸਾਜਾ?) ਧਰ ਕੇ ਰਾਜੇ 
ਲਈ ਪਾਣੀ ਭਰ ਕੇ _ਲਿਆਵਾਂਗੀ।੫। 

(ਇਹ) ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋ__ਗਿਆ ਅਤੇ ਉਸ ਨੂੰ ਅਤਿ ਅਧਿਕ 
ਪਤਿਬੂਤਾ ਸਮਝਣ _ਲਗਾ। _(ਸੋਚਣ ਲਗਿਆ _ਕਿ) ਰਾਣੀ ਆਪਣੇ ਸਿਰ ਉਤੇ ਘੜਾ ਚੁਕ ਕੇ 
ਲਿਆਉਂਦੀ ਹੈ ਅਤੇ ਪਾਣੀ ਲਿਆ ਕੇ ਫਿਰ ਮੈਨੂੰ _ਪਿਲਾਉਂਦੀ ਹੈ।੬। 

ਇਕ ਦਿਨ ਇਸਤਰੀ ਨੇ ਰਾਜੇ ਨੂੰ ਸੁੱਤੇ ਹੋਇਆਂ ਜਗਾਇਆ ਅਤੇ ਹੱਥ _ਵਿਚ _ਘੜਾ 
ਲੈ ਕੇ ਚਲ ਪਈ। (ਰਾਜੇ ਨੂੰ ਕਹਿ ਗਈ ਕਿ) ਜਦ ਤੁਸੀਂ ਢੋਲ ਦੀ ਢਮਕ ਸੁਣ ਲਵੋ ਤਾਂ ਹੇ 
ਰਾਜਨ! ਤੁਸੀਂ ਇਸ ਤਰ੍ਹਾਂ _ਕੰਮ _ਕਰਨਾ।੭। 

ਜਦ (ਤੁਸੀਂ) ਢੋਲ ਦੀ ਸਭ ਤੋਂ ਪਹਿਲੀ ਧਮਕ ਸੁਣੋ, (ਤਾਂ ਇਹ) ਸਮਝਣਾ ਕਿ ਰਾਣੀ 
ਨੇ ਡੋਲ ਨੂੰ (ਖੂਹ ਵਿਚ) ਲਟਕਾ ਦਿੱਤਾ ਹੈ। _ਜਦ (ਤੁਸੀਂ) ਦੂਜੀ ਭਾਰੀ ਢਮਕ ਸੁਣੋਂ, (ਤਾਂ) 
ਸਮਝਣਾ ਕਿ ਰਾਣੀ ਨੇ (ਡੋਲ) ਖੂਹ ਵਿਚੋਂ ਕਢਿਆ ਹੈ।੮। 

ਉਥੇ ਇਕ _ਲਹੌਰੀ ਰਾਇ (ਨਾਂ ਦਾ ਵਿਅਕਤੀ) ਦਸਿਆ ਜਾਂਦਾ ਸੀ। ਉਸ ਨਾਲ ਰਾਣੀ 
ਦਾ ਪ੍ਰੇਮ-ਸੈਬੈਧ _ਕਿਹਾ ਜਾਂਦਾ ਸੀ। (ਰਾਣੀ ਨੇ) ਉਸ ਨੂੰ ਤੁਰਤ ਬੁਲਵਾ ਲਿਆ ਅਤੇ ਰੁਚੀ 
ਪੂਰਵਕ _ਉਸ _ਨਾਲ ਭੋਗ _ਕੀਤਾ।੯। 

ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ ਤਦ ਰਾਣੀ ਨੇ (ਡੱਗਾ) ਲੈ ਕੇ ਢੋਲ ਵਜਾਇਆ। 


(ਰਾਜੇ ਦੇ) ਬੋਲ ਯਾਦ ਹੋ _ਗਏ। 


ਨੂੰ 
ਨੂੰ ਵਿਖਾਵਾਂ। ਢੋਲ _ਵੀ ਵਜਾਵਾਂ ਅਤੇ 


ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕਢਿਆ, (ਤਦ) ਰਾਣੀ ਨੇ ਤਕੜੀ ਤਰ੍ਹਾਂ 
ਨਾਲ ਢੋਲ ਢਮਕਾਇਆ।੧0। 

ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਰਾਣੀ ਨੇ ਰੱਸੀ ਖੂਹ ਵਿਚੋਂ ਕਢੀ ਹੈ। ਉਸ 
ਇਸਤਰੀ ਨੇ ਯਾਰ _ਨਾਲ _ਰਮਣ ਵੀ ਕੀਤਾ ਅਤੇ ਦੇ ਸੁਣਨ ਲਈ ਢੋਲ ਵੀ ਵਜਾ 


ਰਾਜੇ 
ਦਿੱਤਾ।੧੧। 
ਪਹਿਲਾਂ _ਯਾਰ _ਨਾਲ _ਰਮਣ _ਕੀਤਾ। ਫਿਰ (ਰਾਜੇ ਨੂੰ) ਢੋਲ ਦੀ ਢਮਕ _ਵੀ ਸੁਣਾ 
ਦਿੱਤੀ। ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨ 
ਹੈ।੧੨। 
/ਟਲੋਂ 26 ਗਰੈਤੂੰਪ/ਮਿਆਨ ਦੇ ਤੂੰਆ ਗਰੈੜ੍ਹ ਦੇ ਮੰਤ ਭੂਪ ਸੰਵਾਦ ਦੇ =੮੭ਵ' ਲਾਰੇੜ੍ਹ ਦੀ ਸਪਤ 
ਆਭਾ ਡ੍ਭ ਹੈ/ _=੮੭/ ੬੯੨੩=/ ਚਲਦਾ? 


੫੬੬ 


ਦੱਖਣ? 
ਸਿੰਘ ਨਰਿੰਦਰ ਭੂਪ ਇਕ ਨ੍ਰਿਪ ਬਰ। ਨ੍ਿਪਬਰਵਤੀ ਨਗਰ _ਜਾ_ਕੋ_ਘਰ। 
ਸੀ ਮਦ ਮੋਕਲ ਦੇ ਤਿਹ ਨਾਰੀ। ਬਿਧਿ ਸੁ ਨਾਰ ਸਾਂਚੇ ਜਨੁ _ਢਾਰੀ। ੧। 


ਦੇਹ ਕੁਰੂਪ ਭੂਪ ਕੌ _ਭਾਰਾ। ਨਿਜੁ ਤ੍ਰਿਯ ਸਾਥ ਨ_ਰਾਖਤ ਪ੍ਯਾਰਾ। 
ਰੈਨਿ ਦਿਵਸ _ਜੋਗਿਯਨ _ਬੁਲਾਵੈ। ਜੋਗ _ਸਾਧਨਾ _ਚਹੈ ਕਿ _ਆਵੈ। ੨। 


ਯਾ ਤੇ ਨਾਰਿ ਅਧਿਕ ਰਿਸਿ ਠਾਨੀ। ਸੁਨਤ ਜੋਗਿਯਨ ਕੀ ਅਸਿ _ਬਾਨੀ। 
ਐਸਾ ਕਛੂ ਉਪਾਇ _ਬਨਾਊ। _ਭੂਪਤਿ ਸਹਿਤ ਅਜੁ ਇਨ ਘਾਊ। ੩। 


ਦੇਉ ਆਪਨੋ _ਮਿਤ੍ਰਹਿ _ਰਾਜਾ। ਜੋਗੀ _ਹਨੌ ਭੂਪ _ਜੁਤ _ਆਜਾ। 
ਸਕਲ ਪਰਜਹਿ ਇਨ ਮਾਰਿ ਦਿਖਾਊ। ਮਿਤਰ ਸੀਸ ਪਰ ਛਤ੍ _ਫਿਰਾਊ। ੪। 


ਜਬ ਰਾਜਾ _ਨਿਸ ਕੌ ਗ੍ਰਿਹ ਆਯੋ। ਬਹੁਰਿ ਜੋਗਿਯਨ ਬੋਲਿ ਪਠਾਯੋ। 
ਤਿਮਿ ਤਿਮਿ ਨਾਰਿ ਫਾਸ ਗਰ ਡਾਰਿ। ਭੂਪ ਸਹਿਤ ਸਭ ਦਏ ਸੰਘਾਰ। ੫। 


ਭੂਪਤਿ ਮਾਰਿ ਖਾਟ _ਤਰ ਪਾਯੋ। _ਦੁਹੂੰ _ਅਤੀਤਨ ਤਰੇ _ਡਸਾਯੋ। 
ਸਿੰਘਾਸਨ ਪਰ _ਮਿਤ੍ਰਹਿ ਰਾਖਾ। ਬੋਲਿ ਪਰਜਾ ਸਭ ਸੋ _ਇਮਿ ਭਾਖਾ। ੬। 


ਜਬ ਰਾਜਾ _ਨਿਸੁ ਕੌ ਗ੍ਰਿਹਿ ਆਯੋ। ਦੁਹੂੰ _ਜੋਗਿਯਨ ਨਿਕਟ ਬੁਲਾਯੋ। 
ਅਤਕਭੁਤ ਨਾਗਾ ਤਹਾ ਇਕ _ਨਿਕਸਾ। _ਰਾਵਲ ਹੇਰਿ ਤਵਨ ਕੌ ਬਿਗਸਾ। _੭। 
ਸਾਪਹਿ ਮਾਰਿ ਤਬੈ ਤਿਨ ਲਿਯੋ। ਫਰੂਆ ਬੀਚ _ਡਾਰਿ ਕਰਿ ਦਿਯੋ। 
ਘੋਟਿ ਭਾਂਗ ਜਿਮਿ ਦੁਹੂੰਅਨ ਪੀਯੋ। ਅਤਿ _ਅਸਬੂਲ ਦੇਹ ਕਹ _ਕੀਯੋ। ੮। 


ਤਾ ਤੇ ਅਧਿਕ ਫੂਲਿ ਜਬ ਗਏ। ਕੁੰਜਰ ਸੋ _ਧਾਰਤ _ਬਪੁ ਭਏ। 
ਦੂ ਘਟਿਕਾ ਬੀਤੀ ਤਬ ਫੂਟੇ। ਆਵਨ ਜਾਨ ਜਗਤ ਤੇ ਛੂਟੇ। ੯। 


ਬਰਖ _ਬਾਰਹਨ ਕੇ ਹ੍ਹੈ _ਗਏ। _ਤ੍ਯਾਗਤ ਦੇਹ ਪੁਰਾਤਨ _ਭਏ। 
ਸੂਰਗ ਲੋਕ _ਕਹ _ਕਿਯਾ _ਪਯਾਨ। _ਤ੍ਰਯਾਗਿ _ਆਪੁਨੀ ਦੇਹ _ਪੁਰਾਨਿ। _੧0। 
ਭੂਪ _ਨਿਰਖਿ _ਚਕ੍ਰਿਤ ਚਿਤ ਰਹਾ। ਮੁਹਿ ਸੇਤੀ ਐਸੀ ਬਿਧਿ ਕਹਾ। 


ਹਮ ਤੁਮ ਆਵ ਸਾਪ ਦੋਊ ਖਾਹਿ। ਦੇਹ ਧਰੇ _ਸੁਰਪੁਰ ਕੋ _ਜਾਹਿ। ੧੧। 


ਯੌ ਕਹਿ ਕੈ ਨ੍ਰਿਪ ਸਾਪ ਚਬਾਯੋ। ਮੈ ਡਰਤੇ ਨਹਿ ਤਾਹਿ ਹਟਾਯੋ। 
ਥੋਰਾ ਭਖ੍ਯੋ ਉਡਾ ਨਹਿ _ਗਯੋ। ਤਾ ਤੇ ਤਨ ਸੁੰਦਰ ਇਹ ਭਯੋ। ੧੨। 


ਚਰਿਤ੍ਰ ਪਾਖਿਆਨ ੫੬੭ 


ਜੱਪਣਾ 

ਨਰਿੰਦੂ ਸਿੰਘ ਨਾਂ ਦਾ ਇਕ ਉੱਤਮ ਰਾਜਾ _ਸੀ। ਉਹ ਦਾ ਨ੍ਿਪਬਰਵਤੀ ਨਗਰ _ਵਿਚ 
ਘਰ ਸੀ। ਮੋਕਲ ਦੇ (ਦੇਈ) ਉਸ ਦੀ ਰਾਣੀ ਸੀ। (ਉਹ ਇਤਨੀ ਸੁੰਦਰ ਸੀ) ਮਾਨੋ _ਵਿਧਾਤਾ 
ਨੇ ਉਸ ਇਸਤਰੀ ਨੂੰ _ਸੈਚੇ ਵਿਚ _ਢਾਲਿਆ ਹੋਵੇ।੧। 

ਰਾਜੇ ਦਾ ਸ਼ਰੀਰ _ਭਾਰੀ ਅਤੇ _ਕੁਰੂਪ ਸੀ ਅਤੇ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ 
ਕਰਦਾ ਸੀ। (ਉਹ) ਰਾਤ ਦਿਨ ਜੋਗੀਆਂ ਬੁਲਾਉਂਦਾ ਸੀ ਅਤੇ ਚਾਹੁੰਦਾ ਸੀ (ਕਿ ਉਸ ਨੂੰ) 
ਜੋਗ ਸਾਧਨਾ ਆ ਜਾਵੇ।੨। 

ਜੋਗੀਆਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰਾਣੀ ਨੇ ਬਹੁਤ ਗੁੱਸੇ ਵਿਚ ਆ ਕੇ 
(ਇਹ _ਧਾਰ ਲਿਆ ਕਿ) ਕੁਝ ਅਜਿਹਾ ਉਪਾ ਕਰਾਂ ਕਿ ਅਜ ਰਾਜੇ ਸਮੇਤ ਇਨ੍ਹਾਂ (ਜੋਗੀਆਂ) 
ਨੂੰ ਮਾਰ ਮੁਕਾਵਾਂ।੩। 


0੨੧੨ 


ਅਤੇ 
ਦਿੱਤਾ। ਸਿੰਘਾਸਨ ਉਤੇ ਮਿਤਰ ਨੂੰ ਬਿਠਾ ਦਿੱਤਾ ਅਤੇ ਸਾਰੀ 


ਉਨ੍ਹਾਂ ਨੇ _ਉਸੇ ਵੇਲੇ ਸੇਂਪ ਨੂੰ ਮਾਰ ਦਿੱਤਾ ਅਤੇ _ਕਠੌਤੇ _ਵਿਚ _ਪਾ_ਦਿੱਤਾ। ਉਨ੍ਹਾਂ 
ਦੋਹਾਂ ਨੇ ਉਸ ਨੂੰ ਭੰਗ ਵਾਂਗ ਘੋਟ ਕੇ ਪੀ ਲਿਆ ਅਤੇ ਆਪਣੀ ਦੇਹ ਨੂੰ ਬਹੁਤ ਵਧਾ 
ਲਿਆ।੮। 

ਇਸ ਕਰ ਕੇ ਜਦ (ਉਹ) ਬਹੁਤ ਫੁਲ ਗਏ, ਤਦ ਉਨ੍ਹਾਂ ਦੇ ਸ਼ਰੀਰ ਹਾਥੀ ਵਰਗੇ ਹੋ 
ਗਏ। ਦੋ ਘੜੀਆਂ ਬੀਤਣ ਉਪਰੰਤ (ਉਹ) ਸ਼ਰੀਰ ਪਾਟ ਗਏ ਅਤੇ (ਉਹ) ਜਗਤ ਦੇ 


੮ 


ਆਵਾਗਵਣ ਤੋ ਖੁਲਾਸ ਹੋ _ਗਏ।੯। 


ਉਹ ਹੁਣ ਬਾਰ੍ਹਾਂ ਬਰਸਾਂ ਦੇ ਹੋ ਗਏ ਸਨ ਅਤੇ ਪੁਰਾਤਨ ਸ਼ਰੀਰ ਤਿਆਗ ਦਿੱਤੇ _ਸਨ। 
ਉਹ _ ਆਪਣੀਆਂ ਪੁਰਾਣੀਆਂ ਦੇਹਾਂ ਨੂੰ ਤਿਆਗ _ਕੇ ਸਵਰਗ _ਲੋਕ ਨੂੰ ਚਲੇ _ਗਏ।੧0। 

ਰਾਜਾ (ਇਹ ਸਭ ਕੁਝ) ਵੇਖ ਕੇ ਚਿੱਤ ਵਿਚ ਹੈਰਾਨ ਹੋ ਗਿਆ ਅਤੇ ਮੈਨੂੰ ਇਸ ਤਰ੍ਹਾਂ 
ਕਹਿਣ ਲਗਾ-- ਆ, ਮੈਂ ਤੇ ਤੂੰ ਦੋਵੇਂ ਸੱਪ ਖਾਈਏ ਅਤੇ ਦੇਹ ਛਡ ਕੇ ਸਵਰਗ ਨੂੰ 
ਜਾਈਏ ।੧੧। 

ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸੌਂਪ ਖਾ ਲਿਆ। ਮੈਂ ਡਰਦੀ ਨੇ ਉਸ ਨੂੰ ਨਹੀਂ ਰੋਕਿਆ। 
(ਉਸ ਨੇ) ਥੋੜਾ ਜਿਨਾ ਖਾਇਆ, ਇਸ ਲਈ ਉਡਿਆ ਨਹੀਂ ਗਿਆ। ਇਸ ਕਰ ਕੇ ਇਸ ਦਾ 
ਸ਼ਰੀਰ ਸੁੰਦਰ _ਹੋ__ਗਿਆ ਹੈ।੧੨। 


ਧ੬੮ 


ਸੀ _ਦਸਮ-ਗ੍ਰੰਥ _ਸਾਹਿਬ 


ਦੇਹ ਪੁਰਾਤਨ _ਤ੍ਯਾਗਨ _ਕਰੀ। _ਔਖਧ _ਬਲ _ਨੌਤਨ ਤਨ _ਧਰੀ। 
ਦੇਹ ਭੂਪ ਕੀ ਠੌਰ ਜਰਾਵਹੁ। ਯਾ ਕੇ ਸਿਰ ਪਰ ਛਤਰ _ਫਿਰਾਵਹੁ। ੧੩। 


ਇਹ ਛਲ ਸਾਥ _ਜੋਗਿਯਨ ਘਾਯੋ। _ਭੂਪਤਿ ਕੋ ਸੁਰ ਲੋਕ _ਪਠਾਯੋ। 
ਸਕਲ ਪੂਜਾ ਕੋ _ਲੋਥਿ ਦਿਖਾਈ। ਦੇਸ ਮਿਤ੍ਰ ਕੀ ਫੇਰਿ ਦੁਹਾਈ। ੧੪। 


ਭੇਵ ਪੂਜਾ _ਕਿਨਹੂੰ ਨ _ਪਛਾਨਾ। _ਕਿਹ _ਬਿਧਿ _ਹਨਾ _ਹਮਾਰਾ _ਰਾਨਾ। 
ਕਿਹ ਛਲ ਸੋ ਜੁਗਿਯਨ ਕੋ _ਘਾਯੋ। ਮਿਤਰ ਸੀਸ ਪਰ ਛਤਰ _ਫਿਰਾਯੋ। _੧੫। 


ਦੰਹਰਾ 
ਗਰਬੀ ਰਾਇ ਸੁ ਮਿਤ੍ਰ ਕੋ ਦਿਯਾ ਆਪਨਾ ਰਾਜ। 
ਜੋਗਨ ਜੁਤ ਰਾਜਾ _ਹਨਾ _ਕਿਯਾ ਆਪਨਾ _ਕਾਜ। _੧੬। ੧। 
/ਇਤਾ ਹੰ ਯਾਰੈੜ੍ਹਾ ਪਲੂਯਾਨੋ /ਰਯਾ ਯੰਰੇਤ੍ਹੇ ਮੰਤ ਡੂਪ ਸੰਭਾਦੇ ਤਨ ਨ ਅਠਾਲ਼ੀਂ ਯੰਰੇਤ੍ਹ ਸਆਪਤਨਾ 
ਗਤ ਭਨ ਸਤ) ੩੮੮੭ ੪੬੯੩੯/ ਅਫਲੰ/ 
ਦੱਪਲ? 
ਭੂਪ _ਸੁਬਾਹੁ ਸੈਨ ਇਕ ਸੁਨਾ। _ਰੂਪਵਾਨ ਸੁੰਦਰਿ ਬਹੁ _ਗੁਨਾ। 
ਸੀ ਸੁਬਾਹਪੂਰ ਤਾ ਕੋ_ਸੋਹੈ। ਜਿਹ ਸਮ ਔਰ ਨਗਰ ਨਹਿ _ਕੋ _ਹੈ। ੧। 


ਸੀ _ਮਕਰਧੁਜ ਦੇ ਤਿਹ ਰਾਨੀ। ਸੁੰਦਰਿ ਦੇਸ ਦੇਸ ਮੋ ਜਾਨੀ। 
ਤਿਹ ਸਮਾਨ ਨਾਰੀ ਨਹਿ _ਕੋਊ। ਪਾਛੇ ਭਈ ਨ ਆਗੈ ਹੋਊ। ੨। 


ਤਿਨ ਦੇਖਾ ਦਿਲੀ ਕੋ ਏਸਾ। ਇਹ ਬਿਧਿ ਤੇ ਲਿਖਿ ਪਠਿਯੋ _ਸੰਦੇਸਾ। 
ਤੁਮ ਇਹ ਨੌਰ ਆਪੁ ਚੜਿ ਆਵਹੁ। ਭੂਪਤਿ ਜੀਤਿ ਮੁਝੈ ਲੈ ਜਾਵਹੁ। ੩। 


ਅਕਬਰ _ਸੁਨਤ ਬੈਨ ਉਠਿ _ਧਯੋ। ਪਵਨ ਹੁਤੇ ਆਗੇ ਬਢਿ _ਗਯੋ। 
ਸਾਹ ਸੁਨਾ ਆਯੋ ਨ੍ਰਿਪੁ ਜਬ _ਹੀ। ਪਤਿ ਸੌ ਬਚਨ ਬਖਾਨ ਤਬ ਹੀ। ੪। 


ਤੁਮ ਹ੍ਯਾ ਤੇ ਨ੍ਰਿਪ ਭਾਜਿ ਨ ਜੈਯਹੁ। ਰਨ ਸਾਮੁਹਿ ਹ੍ਹੈ ਜੁਧ ਮਚੈਯਹੁ। 
ਮੈ ਨ ਤਜੌਗੀ ਤੁਮਰਾ ਸਾਥਾ। ਮਰੇ ਜਰੋਗੀ ਤੁਮ ਸੋ_ਨਾਥਾ। _੫। 

ਇਤ ਭੂਪਤਿ ਕਹ ਧੀਰ ਬੈਧਾਯੋ। _ਉਤੈ ਲਿਖਾ ਲਿਖਿ ਤਹਾ ਪਠਾਯੋ। 

ਆਈ ਸੈਨ ਸਾਹ ਕੀ ਜਬ ਹੀ। ਰਹਾ ਉਪਾਇ ਕਛੂ ਨਹਿ ਤਬ ਹੀ। ੬। 
ਰਾਜਾ _ਜੂਝਿ _ਮਰਤ ਭਯੋ ਜਥੈ। _ਭਾਜ ਚਲਤ ਭੀ ਪਰਜਾ _ਤਬੈ। 

ਰਾਨੀ _ਬਾਧਿ ਤਬੈ ਤਿਨ ਲਈ। ਇਹ ਛਲ ਧਾਮ ਮਿਤ੍ਰ ਕੇ ਗਈ। ੭। ੧। 


/ਏੱਤਾ ਨੀ ਲਾਰਤ੍ਹ ਖਲੁਯਾਨੋ /ਤੇਯਾ ਲਾਠੇਤ੍ ਅੰਨੀ ਡੁਪ ਅੰਭਾਦੇ ਤੀਨ ਸੋਂ ਨਲਵੇ ਲਹੇਤ੍ਹ _ ਸਨਯਤਮ 
ਡੇ ਨਭ# ਸ੍ਤ/ =੮੯/ ੬੯੪੬/ ਅਠਹੰ/ 


ਚਰਿਤ੍ਰ ਪਾਖਿਆਨ ੫੬੯ 


ਉਸ ਨੇ ਪੁਰਾਤਨ ਸ਼ਰੀਰ ਤਿਆਗ ਦਿੱਤਾ ਅਤੇ _ਔਸ਼ਧੀ ਦੇ ਬਲ _ਨਾਲ ਨਵਾਂ ਸ਼ਰੀਰ 
ਧਾਰਨ _ਕੀਤਾ। (ਹੁਣ) ਰਾਜੇ ਦੇ (ਪੁਰਾਣੇ) ਸ਼ਰੀਰ ਇਥੇ ਸਾੜ ਦਿਓ ਅਤੇ ਇਸ (ਯਾਰ) ਦੇ 
ਸਿਰ ਉਤੇ ਰਾਜ-ਛਤੁ _ਝੁਲਾਓ।੧੩। 

ਇਸ ਛਲ ਨਾਲ (ਉਸ ਨੇ) ਜੋਗੀਆਂ ਨੂੰ ਮਾਰ ਦਿੱਤਾ ਅਤੇ ਰਾਜੇ ਨੂੰ ਸਵਰਗ _ਭੇਜ 
ਦਿੱਤਾ। ਸਾਰੀ ਪੂਜਾ ਨੂੰ (ਰਾਜੇ ਦੀ) ਲੋਥ ਵਿਖਾਈ ਅਤੇ ਦੇਸ ਵਿਚ ਮਿਤਰ ਦੀ ਦੁਹਾਈ 
ਫਿਰਾ ਦਿੱਤੀ।੧੪। 

ਪ੍ਰਜਾ ਨੇ ਕਿਸੇ ਤਰ੍ਹਾਂ ਵੀ ਭੇਦ ਨੂੰ ਨ ਸਮਝਿਆ ਕਿ ਕਿਵੇਂ ਸਾਡਾ ਰਾਜਾ ਮਾਰਿਆ 
ਗਿਆ ਹੈ? ਕਿਸ ਛਲ ਨਾਲ ਜੋਗੀਆਂ ਨੂੰ ਖ਼ਤਮ ਕੀਤਾ ਗਿਆ ਹੈ ਅਤੇ (ਕਿਵੇਂ) ਮਿਤਰ ਦੇ 
ਸਿਰ ਉਤੇ ਛਤ੍ _ਝੁਲਾਇਆ ਗਿਆ ਹੈ?।੧੫। 
ਦੰਹਰਾ 

(ਉਸ ਨੇ) ਆਪਣੇ ਮਿਤਰ _ਗਰਬੀ ਰਾਇ ਨੂੰ ਆਪਣਾ ਰਾਜ ਦੇ _ਦਿੱਤਾ। 
ਸਮੇਤ ਰਾਜੇ ਨੂੰ ਮਾਰ ਦਿੱਤਾ _ਅਤੇ ਆਪਣਾ _ਕੰਮ ਸੰਵਾਰ _ਲਿਆ।੧੬। 

/ਏਥੋਂ ਨੰ ਲਾਠਤੁੱਪ/ਨਆਨ ਦੇ ਤੂੰਆ ਗਾਰੜ੍ ਦੇ ਮੰਡੀ ਭੂਪ ਸੰਵਾਦ ਦੇ ੩੮੮ਵ' ਲਾਰੇਤ੍ਹ ਦੀ ਸਮਾਪਤੀ 

ਭਾ ਡ੍ਭ ਹੰ/ =੮੮/ ੪੬੯੩੯੪/ ਚਲਟਾ/ 


ਜੋਗੀਆਂ 


ਚੱਪਣਾ 

ਸੁਬਾਹੁ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ ਜੋ ਬਹੁਤ _ਰੂਪਵਾਨ, ਸੁੰਦਰ ਅਤੇ 
ਗੁਣਵਾਨ _ਸੀ। _ਉਸ ਦਾ ਸੁਬਾਹੁਪੁਰ (ਨਗਰ) _ਸ਼ੋਭਦਾ ਸੀ ਜਿਸ ਵਰਗਾ ਕੋਈ ਹੋਰ ਨਗਰ 
ਨਹੀ ਸੀ।੧। 

ਮਕਰਧੁਜ ਦੇ (ਦੇਈ) ਉਸ ਦੀ ਰਾਣੀ ਸੀ, ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ 
ਜਾਂਦੀ ਸੀ। ਉਸ ਵਰਗੀ ਕੋਈ ਹੋਰ ਨਾਰੀ ਨਹੀਂ ਸੀ। ਨ ਪਹਿਲਾਂ ਹੋਈ ਹੈ ਨ ਅਗੇ 
ਹੋਂਵੇਗੀ।੨। 

ਉਸ ਨੇ ਦਿੱਲੀ ਦੇ ਬਾਦਸ਼ਾਹ ਨੂੰ ਵੇਖਿਆ ਅਤੇ ਇਸ ਤਰ੍ਹਾਂ _ਸੰਦੇਸਾ ਲਿਖ 
ਤੁਸੀਂ ਆਪ ਇਸ ਥਾਂ ਉਤੇ ਚੜ੍ਹਾਈ ਕਰ ਕੇ ਆ ਜਾਓ ਅਤੇ ਰਾਜੇ ਨੂੰ ਜਿਤ 
ਜਾਓ।੩। 

ਅਕਬਰ _(ਬਾਦਸ਼ਾਹ) ਇਹ ਗੱਲ ਸੁਣ ਕੇ ਉਠ ਤੁਰਿਆ ਅਤੇ ਪੌਣ ਦੇ ਵੇਗ ਨਾਲ 
ਅਗੇ ਵੱਧ _ਗਿਆ। ਜਦ ਰਾਜੇ ਨੇ ਬਾਦਸ਼ਾਹ ਦੇ ਚੜ੍ਹ _ਆਉਣ __ (ਦੀ ਗੱਲ) ਸੁਣੀ, ਤਦ 
(ਰਾਣੀ ਨੇ) _ਪਤੀ ਨੂੰ _ਕਿਹਾ--।੪। 

ਹੇ ਰਾਜਨ! ਤੁਸੀਂ ਇਥੋਂ ਭਜ ਕੇ ਨ ਜਾਣਾ। ਰਣ ਵਿਚ ਸਾਹਮਣੇ ਹੋਕੇ ਯੁੱਧ ਮਚਾਉਣਾ। 
ਮੈਂ ਤੇਰਾ ਸਾਥ ਨਹੀਂ ਛਡਾਂਗੀ। ਹੇ ਨਾਥ! ਜੇ ਮਰ ਗਏ, ਤਾਂ ਤੁਹਾਡੇ ਨਾਲ _ਸੜਾਂਗੀ।੫। 

ਇਧਰ ਰਾਜੇ ਨੂੰ ਧੀਰਜ ਬੰਨ੍ਹਾਇਆ ਅਤੇ _ਉਧਰ ਪੱਤਰ (“ਲਿਖਾ”) ਲਿਖ ਕੇ ਭੇਜ 
ਦਿੱਤਾ। ਜਦੋਂ ਬਾਦਸ਼ਾਹ ਦੀ ਸੈਨਾ ਆ ਗਈ, ਤਦੋਂ ਕੋਈ ਵੀ ਉਪਾ ਬਾਕੀ ਨਹੀਂ _ਰਿਹਾ।੬। 

ਰਾਜਾ ਜਦੋਂ ਜੂਝ _ਮਰਿਆ, ਤਦੋਂ ਪਰਜਾ ਭਜ _ਪਈ। ਤਦ ਬਾਦਸ਼ਾਹ ਨੇ ਰਾਣੀ ਨੂੰ ਬੰਨ੍ਹ 
ਲਿਆ। ਇਸ ਛਲ ਨਾਲ _ਉਹ ਮਿਤਰ ਦੇ _ਘਰ ਚਲੀ _ਗਈ।੭। 

/ਏਥੇਂ ਸੰ ਗਰੈਤ੍ਰੰਪ/#ਆਨ ਦੇ ਤੂਆ` ਗੰਰੇਤ ਦੇ ਮੰਤ ਭੂਪ #ੰਵਾਦ ਦੇ ੩੮੯ਵ' ਗਰੇਤੂ ਦੀ ਸ਼ਮਪਤੀ 

ਆਭਾ ਲਭ _ਹੰ/ _=੮੯/ ੬੯੪੬/ ਚਲਦਾ? 


੫2੭0 


ਬਾਹੁਲੀਕ _ਸੁਨਿਯਤ ਰਾਜਾ _ਜਹ। ਜਿਹ _ਸਮਾਨ _ਕੋਈ ਭਯੋ __ਦੁਤਿਯ _ਨਹ। 
ਧਾਮ _ਗੋਹਰਾ ਰਾਇ ਦੁਲਾਰੀ। ਜਿਹ ਸਮਾਨ ਨਹਿ ਦੇਵ ਕੁਮਾਰੀ। _੧। 


ਤਹ ਇਕ ਹੁਤਾ ਸਾਹ ਕਾ_ਬੇਟਾ। ਜਿਹਾ ਸਮਾਨ ਕੋ ਭਯੋ ਨ ਭੇਟਾ। 


੨ 


ਏਕ ਸੁਘਰ ਅਰੁ ਸੁੰਦਰ ਘਨੋ। ਜਨੁ ਅਵਤਾਰ ਮਦਨ ਕੋ _ਬਨੋ। ੨। 


ਭੂਪ ਸੁਤਾ ਤਿਹ _ਨਿਰਖਿ _ਲੁਭਾਈ। _ਗਿਰੀ ਭੂਮਿ ਜਨੁ _ਨਾਗ _ਚਬਾਈ। 
ਸਖੀ ਏਕ _ਤਿਹ ਤੀਰ ਪਠਾਈ। _ਗਾਜਿ ਰਾਇ ਕਹ ਲਿਯਾ _ਬੁਲਾਈ। ੩। 


ਜਬ ਤਿਹ _ਲਖਾ ਸਜਨ _ਘਰ _ਆਯੋ। _ਕੰਠ _ਗੌਹਰਾ ਰਾਇ ਲਗਾਯੋ। 
ਬਹੁ ਬਿਧਿ ਕਰੇ ਤਵਨ ਸੌ_ਭੋਗਾ। ਦੂਰਿ ਕਰਾ ਜਿਯ ਕਾ ਸਭ _ਸੋਗਾ। ੪। 


ਭੋਗ ਕਰਤ _ਭਾਯੋ ਅਤਿ ਪ੍ਯਾਰੋ। ਛਿਨ ਨ ਕਰਤ ਆਪਨ ਤੇ ਨ੍ਯਾਰੋ। 
ਭਾਤਿ ਭਾਤਿ ਕੀ ਕੈਫ ਪਿਲਾਵੈ। ਸੁਭੂ ਸੇਜ ਚੜਿ ਭੋਗ _ਕਮਾਵੈ। _੫। 


ਤਬ ਤਹ ਤਾਤ ਤਵਨ ਕਾ ਆਯੋ। ਤੂਸਤ ਦੇਗ ਮਹਿ ਤਾਹਿ ਛਪਾਯੋ। 
ਰੌਜਨ ਮੂੰਦਿ ਹੌਜ ਮਹਿ ਧਰਾ। ਏਕ ਬੂੰਦ ਜਲ ਬੀਚ ਨ ਪਰਾ। ੬। 


ਪਿਤਹਿ ਤਾਲ ਤਤਕਾਲ _ਦਿਖਾਯੋ। _ਬੀਚ _ਬੇਰੀਯਨ _ਡਾਰਿ ਫਿਰਾਯੋ। 
ਦੀਏ ਜਰਾਇ ਬੀਚ ਤਿਹ ਡਾਰੇ। _ ਜਨੁ ਕਰਿ ਚੜੇ ਰੈਨਿ ਕੇ ਤਾਰੇ। ੭। 


ਪਿਤਹਿ _ਅਚੰਭਵ ਐਸ _ਦਿਖਾਯੋ। _ਸਮਾਧਾਨ ਕਰਿ _ਧਾਮ _ਪਠਾਯੋ। 


ਮਿਤ੍ਰਹਿ ਕਾਢ ਸੇਜ ਪਰ _ਲੀਨਾ। ਕਾਮ ਭੋਗ ਬਹੁ ਬਿਧਿ ਤਨ ਕੀਨਾ। ੮। ੧। 


/ਏੱਤਾ ਨੰ ਗਾਹ ਪਲੂਯਾਨੇ ਕਯਾ ਗਾਰੜ੍ਹੇ ਮੰਨੀ ਭੂਆ ਨੰਭਾਏੇ ਤੀਨ ਐਂ ਨਲ ਲਾਂ ਸਨਯਤਮ 


ਡਤ ਨਭ# ਸਤ/ _੨੯6/ ੬੮੦੪/ ਅਠਲੰ/ 
ਚੱਪਣਾ 


ਬਰਬਰੀਨ ਕੋ ਦੇਸ ਬਸਤ ਜਹ। _ਬਰਬਰ ਪੁਰ ਇਕ ਨਗਰ ਹੁਤੋਂ ਤਹ। 


ਅਫਕਨ ਸੇਰ ਤਹਾ ਕਾ ਰਾਜਾ। ਜਿਹ ਸਮਾਨ ਬਿਧਿ ਦੁਤਿਯ ਨ ਸਾਜਾ। ੧। 


ਪੀਰ ਮੁਹੰਮਦ ਤਹ ਇਕ _ਕਾਜੀ। _ਦੇਹ ਕੁਰੂਪ ਨਾਥ _ਜਿਹ _ਸਾਜੀ। 
ਧਾਮ _ਖਾਤਿਮਾ ਬਾਨੋ _ਨਾਰੀ। ਜਿਹ ਸਮਾਨ ਨਹਿ ਰਾਜ ਦੁਲਾਰੀ। ੨। 


ਨੰਰਠਾ 
ਸੁੰਦਰ ਤਾ ਕੀ ਨਾਰਿ ਅਤਿ ਕੁਰੂਪ ਕਾਜੀ ਰਹੈ। 
ਤਬ ਤਿਨ ਕਿਯਾ ਬਿਚਾਰਿ ਕਿਹ ਬਿਧਿ ਬਧ ਯਾ ਕੋ ਕਰੋ। ੩। 


ਚਰਿਤ੍ਰ ਪਾਖਿਆਨ ੫੭੧ 


ਜੱਪਣਾ 

ਬਾਹੁਲੀਕ ਨਾਂ ਦਾ ਜੋ ਰਾਜਾ ਸੁਣੀਂਦਾ ਸੀ। ਉਸ ਵਰਗਾ ਕੋਈ ਦੂਜਾ ਨਹੀਂ ਹੋਇਆ ਸੀ। 
(ਉਸ ਦੇ) ਘਰ ਗੌਹਰਾ ਰਾਇ ਨਾਂ ਦੀ ਪੁੱਤਰੀ ਸੀ ਜਿਸ ਵਰਗੀ ਕੋਈ ਦੇਵ ਕੰਨਿਆ ਵੀ ਨਹੀਂ 
ਸੀ।੧। 

ਉਥੇ ਇਕ ਸ਼ਾਹ ਦਾ ਪੁੱਤਰ ਸੀ, ਜਿਸ ਵਰਗਾ ਕਿਤੇ ਕੋਈ ਮਿਲਿਆ ਨਹੀਂ _ਸੀ। (ਉਹ) 
ਇਕ ਸੁਘੜ ਸੀ ਅਤੇ (ਦੂਜੇ) ਬਹੁਤ ਸੁੰਦਰ _ਸੀ। ਮਾਨੋ ਕਾਮ ਦੇਵ ਦਾ ਅਵਤਾਰ ਬਣਿਆ 
ਹੋਵੇ।੨। 

ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਡਿਗ 
ਸੱਪ ਨੇ ਡੰਗੀ ਹੋਵੇ। (ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ ਅਤੇ ਗਾਜਿ 
ਬੁਲਾ ਲਿਆ।੩। 

ਜਦ ਉਸ ਨੇ ਸਜਨ ਨੂੰ ਘਰ ਆਇਆ ਵੇਖਿਆ ਤਾਂ ਗੌਹਰਾ ਰਾਇ ਨੇ 
ਗਲੇ ਨਾਲ ਲਗਾ __ਲਿਆ। _ਉਸ ਨਾਲ _ਬਹੁਤ ਤਰ੍ਹਾਂ ਦਾ _ਰਮਣ ਕੀਤਾ ਅਤੇ ਮਨ ਦਾ ਸਾਰਾ 
ਗਮ _ਦੂਰ ਕਰ _ਦਿੱਤਾ।੪। 

ਰਮਣ ਕਰਨ ਦੌਰਾਨ ਉਹ _ਪਿਆਰਾ _ਬਹੁਤ _ਚੰਗਾ ਲਗਣ _ਲਗ _ਗਿਆ। (ਉਸ ਨੂੰ) 
ਛਿਣ ਭਰ ਲਈ ਵੀ ਆਪਣੇ ਤੋਂ ਦੂਰ ਨ ਕੀਤਾ। (ਉਸ ਨੂੰ) ਤਰ੍ਹਾਂ ਤਰ੍ਹਾਂ ਦੀ ਸ਼ਰਾਬ ਪਿਲਾਉਂਦੀ 
ਸੈਯੋਗ _ਕਰਦੀ _ਸੀ।੫। 
ਗਿਆ। ਡਰ ਦੇ ਮਾਰੇ ਉਸ (ਯਾਰ) ਨੂੰ ਦੇਗ ਵਿਚ 
ਲੁਕਾ ਕਰ ਕੇ ਹੌਜ਼ (ਤਾਲਾਬ) _ਵਿਚ ਰਖ ਦਿੱਤਾ। (ਉਸ 
ਅੰਦਰ) ਪਾਣੀ ਦੀ ਇਕ ਬੂੰਦ ਵੀ ਨ ਜਾਣ ਦਿੱਤੀ।੬। 
(ਉਸ ਨੇ) ਪਿਤਾ ਨੂੰ ਉਸੇ ਵੇਲੇ ਹੌਜ਼ (ਤਾਲ) ਵਿਖਾ ਦਿੱਤਾ ਅਤੇ ਬੇੜੀ ਵਿਚ ਪਾ ਕੇ 

ਨ 


ਰੈ 
ਪਿ 
ਜੈ ੩ੂ % 


(ਸਾਰੇ ਤਾਲਾਬ) ਵਿਚ _ਫਿਰਾ ਦਿੱਤਾ। ਉਸ ਵਿਚ ਦੀਵੇ ਜਗਾ ਕੇ ਰਖ ਦਿੱਤੇ, ਮਾਨੋ ਰਾਤ 
ਤਾਰੇ ਨਿਕਲ ਆਏ _ਹੋਣ।੭। 

(ਉਸ ਨੇ) ਪਿਤਾ ਨੂੰ ਅਜਿਹਾ ਅਚਰਜ ਦ੍ਰਿਸ਼ ਵਿਖਾ ਕੇ ਅਤੇ ਤਸੱਲੀ ਕਰਾ ਕੇ ਘਰ 
ਭੇਜ ਦਿੱਤਾ। (ਫਿਰ) ਮਿਤਰ ਨੂੰ (ਦੇਗ ਵਿਚੋਂ) ਕਢ ਕੇ ਸੇਜ ਉਤੇ ਲ ਲਿਆ ਅਤੇ ਉਸ ਨਾਲ 
ਬਹੁਤ ਤਰ੍ਹਾਂ ਨਾਲ _ਕਾਮ-ਕ੍ਰੀੜਾ _ਕੀਤੀ।੮। 

/ਏਥੇਂ ਗੰ ਗਰੇਤੁੰਪ/ਮਆਨ ਦੇ ਤਆ ਗੰਰੇਤ ਦੇ ਮੰਤ ਡੁਪ ਸੰਵਾਦ ਦੇ =੯%ਵ' ਗਰੇੜੂ ਦੀ ਸ਼ਆਪਤਨ 

ਭਾ ਲਭ _ਹੈ/ _=੯7/ ੬੯੫੪/ ਜਲਦ? 
ਜੱਪਣਾ 

ਜਿਥੇ _ਬਰਬਰੀਨ ਨਾਂ ਦਾ ਦੇਸ ਆਬਾਦ ਸੀ, ਉਥੇ _ਬਰਬਰ ਪੁਰ ਨਾਂ ਦਾ ਨਗਰ ਹੁੰਦਾ 
ਸੀ। ਅਫਕਨ _(ਅਫ਼ਗ਼ਨ) ਸ਼ੇਰ ਨਾਂ ਦਾ ਉਥੋਂ ਦਾ ਰਾਜਾ ਸੀ। ਉਸ ਵਰਗਾ _ਵਿਧਾਤਾ ਨੇ ਹੋਰ 
ਕੋਈ ਨਹੀਂ ਬਣਾਇਆ _ਸੀ।੧। 

ਉਥੇ _ਪੀਰ ਮੁਹੰਮਦ ਨਾਂ ਦਾ ਕਾਜ਼ੀ ਸੀ, ਜਿਸ ਦਾ ਸ਼ਰੀਰ _ਵਿਧਾਤਾ ਨੇ ਬਹੁਤ ਕੁਰੂਪ 
ਬਣਾਇਆ _ਸੀ। _ਉਸ ਦੇ ਘਰ ਖ਼ਾਤਿਮਾ ਬਾਨੋ ਨਾਂ ਦੀ ਇਸਤਰੀ ਸੀ, ਜਿਸ ਵਰਗੀ ਕੋਈ 
ਰਾਜ ਕੁਮਾਰੀ ਵੀ ਨਹੀਂ ਸੀ।੨। 
ਡਰਨਾ 

ਉਸ ਦੀ ਇਸਤਰੀ _ਬਹੁਤ _ਸੁੰਦਰ 


ਸੀ ਪਰ ਕਾਜ਼ੀ (ਆਪ) ਬਹੁਤ _ਕੁਰੂਪ ਹੁੰਦਾ ਸੀ। 
ਤਦ ਉਸ (ਇਸਤਰੀ) ਨੇ ਵਿਚਾਰ ਕੀਤਾ ਕਿ ਇਸ ਦਾ 


ਕਿਵੇਂ ਬਧ ਕੀਤਾ ਜਾਏ।੩। 


੫੭੨ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਸਾਹ ਪੁਤ੍ਰ ਤਿਹ ਪੁਰ ਇਕ ਆਯੋ। ਬਾਂਕੇ ਰਾਇ ਸਰੂਪ _ਸਵਾਯੋ। 
ਕਾਜੀ ਕੀ ਇਸਤ੍ਰੀ ਤਿਹ ਲਹਾ। ਬਰੌ ਇਸੀ ਕਹ ਚਿਤ ਯੌ _ਕਹਾ। ੪। 


ਮੁਸਲਮਾਨ ਬਹੁ _ਧਾਮ _ਬੁਲਾਵਤ। _ਭਾਤਿ _ਭਾਤਿ ਤਨ ਦਰਬ ਲੁਟਾਵਤ। 
ਯੌ ਕਹਿ ਸਭਹੂੰ ਸੀਸ ਝੁਕਾਵੈ। ਯਹ ਕਾਜੀ ਸੁੰਦਰ ਹ੍ਹੈ ਜਾਵੈ। ੫। 


ਏਕ ਦਿਵਸ _ਉਪਪਤਿਹਿ _ਬੁਲਾਈ। _ਕਾਨ _ਲਾਗਿ _ਸਭ _ਬਾਤ _ਸਿਖਾਈ। 
ਬੀਚ ਛਪਾਇ ਸਦਨ ਕੇ ਰਾਖਾ। ਔਰ ਨਾਰਿ ਸੌ ਭੇਵ ਨ ਭਾਖਾ। ੬। 


ਸਭ ਮਲੇਛ _ਉਠਿ _ਫਜਿਰ _ਬੁਲਾਏ। _ਭਾਤਿ ਭਾਤਿ ਕੇ ਸਾਥ _ਜਿਵਾਏ। 
ਕਹਿਯੋ ਸਭੈ ਮਿਲਿ ਦੇਹੁ ਦੁਆਇ। ਮਮ ਪਤਿ _ਸੁੰਦਰਿ ਕਰੈ ਖੁਦਾਇ। ੭। 


ਸਭਹੂੰ ਹਾਥ _ਤਸਬਿਯੈ _ਲੀਨੀ। _ਬਹੁ _ਬਿਧਿ ਦੁਆਇ ਤਵਨ ਕਹ _ਦੀਨੀ। 
ਭਾਤਿ _ਭਾਤਿ ਤਨ ਕਰੀ ਸੁਨਾਇ। ਤਵ ਪਤਿ ਸੁੰਦਰ ਕਰੈ ਖੁਦਾਇ। ੮। 


ਲੈ _ਦੁਆਇ ਤ੍ਰਿਯ _ਧਾਮ _ਸਿਧਾਈ। ਮਾਰਿ _ਕਾਜਿਯਹਿ _ਦਿਯੋ _ਦਬਾਈ। 
ਕਰਿ ਕਾਜੀ ਲੈਗੀ ਤਿਹ _ਤਹਾ। ਪੜਤ ਕਿਤਾਬ _ਮੁਲਾਨੇ _ਜਹਾ। _੯। 


ਪਰਜਾ _ਨਿਰਖਿ ਤਾ ਕਹ _ਹਰਖਾਨੀ। ਸਾਚੁ _ਕਿਤਾਬ ਆਪਨੀ _ਜਾਨੀ। 
ਹਮ ਜੋ ਯਾ ਕਹ ਦਈ ਦੁਆਇ। ਯਾ ਤੇ ਸੁੰਦਰ ਕਰਾ ਖੁਦਾਇ। ੧0। 


ਇਹ ਬਿਧਿ ਪ੍ਰਥਮ _ਕਾਜਿਯਹਿ _ਘਾਈ। _ਬਰਤ _ਭਈ ਅਪਨਾ _ਸੁਖਦਾਈ। 
ਭੇਦ ਅਭੇਦ ਨ ਕਿਨੂੰ _ਬਿਚਾਰਾ। ਇਹ _ਛਲ ਬਰਾ ਅਪਨਾ _ਪ੍ਯਾਰਾ। _੧੧। 


ਦੰਹਰਾ 
ਤੁਮ ਸਭ ਹੀ ਅਤਿ ਕ੍ਰਿਪਾ ਕਰ ਦੀਨੀ ਹਮੈ ਦੁਆਇ। 
ਤਾ ਤੇ ਪਤਿ ਸੁੰਦਰ ਭਯੋ _ਕੀਨੀ ਮਯਾ_ਖੁਦਾਇ। ੧੨। ੧। 


/ਏੱਤਾ ਸੀ ਲਾਰਤ੍ਹ ਪਲ੍ਯਾਨੋ /$ੈਯਾ ਲਾਰਤ੍ਹ ਮੰਤ ਭੂ ਨੰਠਾਏੇ ਤੀਨ ਸੌ /ਲੈਕ੍ਯਾਨਵੇ ਲਾੰਠਤਹ _ ਼ਆਮਤਮਆ 


ਗਤ ਨਭਨ ਸਤ) =੨੯੧/ ੬੯੬੬੭ ਅਫਹੀ/ 


ਚੱਪਲਾਂ 


ਭੂਪ ਸੁ ਧਰਮ ਸੈਨ ਇਕ _ਸੁਨਿਯਤ। ਜਿਹ _ਸਮਾਨ ਜਗ _ਦੁਤਿਯ ਨ ਗੁਨਿਯਤ। 


ਚੰਦਨ ਦੇ ਤਿਹ ਨਾਰਿ _ਭਨਿਜੈ। ਜਿਹ ਮੁਖ ਛਬਿ _ਨਿਸਕਰ ਕਹ ਦਿਜੈ। ੧। 


ਚਰਿਤ੍ਰ ਪਾਖਿਆਨ ੫੭੩ 


ਜੱਪਣਾ 

ਉਸ ਨਗਰ _ਵਿਚ ਇਕ ਸ਼ਾਹ ਦਾ ਪੁੱਤਰ ਆਇਆ। _(ਉਸ) ਬਾਂਕੇ ਰਾਇ ਦਾ ਸਰੂਪ 
ਬਹੁਤ ਅਧਿਕ ਸੁੰਦਰ ਸੀ। ਕਾਜ਼ੀ ਦੀ ਪਤਨੀ ਨੇ ਉਸ ਨੂੰ ਵੇਖਿਆ ਅਤੇ ਚਿਤ ਵਿਚ ਸੋਚਿਆ 
ਕਿ ਇਸੇ ਨਾਲ ਵਿਆਹ ਕੀਤਾ _ਜਾਏ।੪। 

(ਉਹ) ਬਹੁਤ ਮੁਸਲਮਾਨਾਂ ਨੂੰ ਘਰ _ਬੁਲਾਉਂਦੀ ਸੀ ਅਤੇ ਭਾਂਤ ਭਾਂਤ ਨਾਲ ਧਨ ਨੂੰ 
ਲੁਟਾਉਂਦੀ ਸੀ। (ਉਹ) ਇਹ ਕਹਿ ਕੇ ਸਾਰਿਆਂ ਅਗੇ ਸੀਸ ਝੁਕਾਉਂਦੀ ਸੀ ਕਿ ਇਹ ਕਾਜ਼ੀ 
ਸੁੰਦਰ ਹੋ _ਜਾਵੇ।੫। 

(ਉਸ ਨੇ) ਇਕ ਦਿਨ _ਉਪ-ਪਤੀ (ਯਾਰ) ਨੂੰ ਬੁਲਾਇਆ ਅਤੇ ਕੰਨ ਨਾਲ ਲਗ _ਕੇ 
ਸਾਰੀ _ਗੌਲ ਸਮਝਾ _ਦਿੱਤੀ। (ਉਸ ਨੂੰ) ਲੁਕਾ ਕੇ ਘਰ ਵਿਚ ਰਖਿਆ ਅਤੇ ਹੋਰ ਕਿਸੇ 
ਇਸਤਰੀ ਨੂੰ ਭੇਦ ਨ __ਦਸਿਆ।੬। 

ਉਸ ਨੇ ਸਵੇਰ _('ਫਜਿਰ”) ਹੋਣ ਤੇ ਸਾਰਿਆਂ ਮੁਸਲਮਾਨਾਂ _('ਮਲੇਛ”) ਨੂੰ ਬੁਲਾਇਆ 
ਅਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ। (ਕਹਿਣ ਲਗੀ ਕਿ) ਸਾਰੇ ਮਿਲ ਕੇ ਦੁਆ ਦਿਓ ਕਿ 
ਰੌਬ ਮੇਰੇ ਪਤੀ ਨੂੰ ਸੁੰਦਰ ਕਰ ਦੇਵੇ।੭। 

ਸਭ ਨੇ ਹੱਥਾਂ ਵਿਚ _ਤਸਬੀਆਂ _(ਮਾਲਾਵਾਂ) ਪਕੜ ਲਈਆਂ ਅਤੇ ਉਸ ਨੂੰ ਬਹੁਤ ਤਰ੍ਹਾਂ 
ਨਾਲ ਦੁਆਵਾਂ _ਦਿੱਤੀਆਂ। ਉਸ ਨੂੰ ਕਈ ਤਰ੍ਹਾਂ ਨਾਲ ਸੁਣਾਇਆ ਕਿ ਤੇਰੇ ਪਤੀ ਨੂੰ ਖ਼ੁਦਾ 
ਸੁੰਦਰ ਕਰ ਦੇਵੇ।੮। 


(ਸਾਰੀ) ਪੂਜਾ ਉਸ ਨੂੰ ਵੇਖ ਕੇ ਪ੍ਰਸੰਨ ਹੋ ਗਈ ਅਤੇ ਆਪਣੀ ਕਿਤਾਬ ਨੂੰ ਸੱਚਾ 
ਮੰਨਿਆ। (ਕਹਿਣ ਲਗੇ) ਅਸੀਂ ਜੋ ਇਸ ਨੂੰ ਦੁਆ ਦਿੱਤੀ ਸੀ, ਉਸ ਕਰ ਕੇ ਰੱਬ ਨੇ (ਇਸ 
ਨੂੰ) ਸੁੰਦਰ _ਕਰ ਦਿੱਤਾ _ਹੈ।੧0। 

ਇਸ ਤਰ੍ਹਾਂ ਉਸ ਨੇ ਪਹਿਲਾਂ ਕਾਜ਼ੀ ਨੂੰ ਮਾਰਿਆ ਅਤੇ ਆਪਣੇ ਮਿਤਰ ਨਾਲ ਵਿਆਹ 
ਕਰ _ਲਿਆ। ਕਿਸੇ ਨੇ ਵੀ ਭੇਦ ਅਭੇਦ ਨੂੰ ਨ __ਸਮਝਿਆ। ਇਸ ਛਲ ਨਾਲ ਆਪਣੇ ਯਾਰ 
ਨਾਲ _ਵਿਆਹ ਕਰ _ਲਿਆ।੧੧। 
ਦੰਹਰਾ 

(ਇਸਤਰੀ ਕਹਿਣ ਲਗੀ!) ਤੁਸਾਂ ਸਾਰਿਆਂ ਨੇ ਬਹੁਤ ਮਿਹਰਬਾਨੀ ਕਰ ਕੇ ਮੈਨੂੰ 
ਦੁਆ ਦਿੱਤੀ ਹੈ, ਜਿਸ ਕਰ ਕੇ ਰੱਬ ਨੇ ਮਿਹਰ ਕੀਤੀ ਅਤੇ ਮੇਰਾ _ਪਤੀ ਸੁੰਦਰ ਬਣਾ 
ਦਿੱਤਾ।੧੨। 

/ਏਥੇਂ ਗੰ ਗਰੇਤੁੱਪ/ਮਆਨ ਦੇ ਤੁਆ ਗਾੰਰੇਤ ਦੇ ਮੰਤ ਡੂਪ ਸੰਵਾਦ ਦੇ =੬੧ਵੇ'` ਗਰੇੜ੍ਹ ਦੀ ਸਮਘਤਨੀ 

ੜੇ ਲਭ ਹੀ _=੯੧/ ੬੯੬੬੭ ਚਲਦਾ? 


ਚੱਪਾਣ 

ਧਰਮ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ, ਜਿਸ ਵਰਗਾ ਜਗਤ ਵਿਚ ਕੋਈ ਹੋਰ 
ਨਹੀਂ ਸਮਝਿਆ ਜਾਂਦਾ ਸੀ। ਉਸ ਦੀ ਨਾਰੀ ਦਾ ਨਾਂ ਚੰਦਨ ਦੇ (ਦੇਈ) ਕਿਹਾ ਜਾਂਦਾ ਸੀ। 
ਜਿਸ ਦੇ ਮੂੰਹ ਦੀ (ਉਪਮਾ) ਚੰਦੂਮਾ _ਨਾਲ ਦਿੱਤੀ ਜਾਂਦੀ _ਸੀ।੧। 


੫੭੪ 


ਸੀ _ਦਸਮ-ਗ੍ੰਥ _ਸਾਹਿਬ 


ਸੰਦਲ ਦੇ ਦੁਹਿਤਾ ਤਿਹ ਸੁਹੈ। ਖਗ ਮ੍ਰਿਗ ਜਛ ਭੁਜੰਗਨ ਮੋਹੈ। 
ਅਧਿਕ ਪੂਭਾ ਤਨ ਮੋ ਤਿਨ ਧਰੀ। ਮਦਨ ਸੁ ਨਾਰ ਭਰਤ ਜਨੁ _ਭਰੀ।੨। 


ਨ੍ਹਪ ਏਕ ਸੁਘਰ ਤਿਨ ਹੇਰਿਯੋ। ਮਦਨ ਆਨਿ ਤਾ ਕਾ ਤਨ ਘੇਰਿਯੋ। 


ਸੁਤ 
ਸਖੀ ਏਕ ਤਹ ਦਈ _ਪਠਾਈ। ਅਨਿਕ ਜਤਨ ਕਰਿ ਕੈ ਤਿਹ ਲ੍ਯਾਈ। ੩। 


ਆਨਿ ਸਜਨ ਤਿਨ ਦਯੋ __ਮਿਲਾਇ। _ਰਮੀ _ਕੁਅਰਿ ਤਾ ਸੌ ਲਪਟਾਇ। 
ਅਟਕ ਗਯੋ _ਜਿਯ _ਤਜਾ ਨ ਜਾਈ। ਇਹ ਬਿਧਿ ਤਿਨ ਕੀਨੀ ਚਤੁਰਾਈ। ੪। 


ਤੋਪ ਬਡੀ ਇਕ ਲਈ ਮੰਗਾਇ। ਜਿਹ ਮਹਿ ਬੈਠਿ ਮਨੁਛ ਤੇ ਜਾਇ। 
ਮੰਤੁ _ਸਕਤਿ ਕਰਿ ਤਾ ਮੋ ਬਰੀ। ਮਿਤ੍ਰ ਭਏ ਇਹ ਭਾਤਿ ਉਚਰੀ। ੫। 


ਮਿਤ _ਬਿਦਾ ਕਰਿ ਸਖੀ ਬੁਲਾਈ। ਇਹ ਬਿਧਿ ਤਾਹਿ ਕਹਾ ਸਮੁਝਾਈ। 
ਤੋਪ ਬਿਥੈ ਮੁਹਿ ਡਾਰਿ ਚਲੈਯਹੁ। ਇਹ ਨ੍ਰਿਪ ਸੁਤ ਕੇ ਗ੍ਰਿਹ ਪਹੁਚੈਯਹੁ। ੬। 


ਜਬ _ਸਹਚਰਿ _ਐਸੇ ਸੁਨਿ ਲਈ। ਦਾਰੂ ਡਾਰਿ ਆਗਿ ਤਿਹ ਦਈ। 
ਗੋਰਾ ਜਿਮਿ ਲੈ ਕੁਅਰਿ ਚਲਾਯੋ। ਮੰਤੁ ਸਕਤਿ ਜਮ ਨਿਕਟ ਨ _ਆਯੋ। _੭। 


ਜਾਇ ਪਰੀ _ਨਿਜੁ ਪ੍ਰੀਤਮ ਕੇ ਘਰ। ਪਾਹਨ ਜੈਸ _ਹਨਾ ਗੋਫਨ _ਕਰਿ। 
ਨਿਰਖਿ ਮੀਤ ਤਿਹ _ਲਿਯਾ _ਉਠਾਈ। ਪੋਛਿ ਅੰਗਿ ਉਰ ਸਾਥ _ਲਗਾਈ। _੮। 


ਦੰਹਰਾ 
ਮੀਤ ਅਧਿਕ ਉਪਮਾ _ਕਰਿ_ਧੰਨ੍ਯ _ਕੁਅਰਿ ਕਾ _ਨੇਹ। 
ਗੋਲਾ ਹ੍ਹੈ ਤੋਪਹਿ ਉਡੀ ਚਿੰਤਾ ਕਰੀ ਨ ਦੇਹਿ। ੯। 
ਦੱਪਲ? 
ਇਤੈ _ਕੁਅਰਿ ਮਿਤਵਾ ਕੇ ਗਈ। _ਉਤੈ ਸਖਿਨ ਭੂਪਹਿ ਸੁਧਿ ਦਈ। 
ਦਾਰੂ _ਡਾਰਿ ਅਨਲ ਹਮ ਦਈ। ਤੋਪ ਬਿਖੈ _ਤਰੁੂਨੀ ਉਡਿ ਗਈ। _੧0। 


ਰਾਨੀ _ਭੂਪਤ ਸਹਿਤ _ਪੁਕਾਰੀ। ਕਵਨ _ਦੈਵ ਗਤਿ ਕਰੀ _ਹਮਾਰੀ। 
ਖੇਲਤ ਅਗਿ ਕੁਅਰਿ ਇਨ ਦਈ। ਤੋਪ ਬਿਖੈ ਤਾ ਤੇ ਉਡਿ ਗਈ। ੧੧ ੧। 


/ਏੱਤਾ ਹੀ ਲਾਂਰਤ੍ਹ ੫ਖ੍ਹਯਾਨੇ /ਕੈਯਾ ਲਾਰੇਤ੍ ਮੀ ਭੂਪ ਸੰਭਾਦੇ ਤਨ ਸੌਂ ਠਾਨਵੈ ਲਹੇੜ੍ਹ ਸਮਤਮ 
ਡਤ ਸੜਨ ਸਤ) =੯੨/ ੬੯੭੭/ %ਫ੍ਹੀੰ/ 


ਚਰਿਤ੍ਰ ਪਾਖਿਆਨ ੫੭੫ 


ਉਸ ਦੀ ਸੰਦਲ ਦੇ (ਦੇਈ) ਨਾਂ ਦੀ _ਪੁੰਤਰੀ ਸੀ। (ਉਹ) ਪੰਛੀਆਂ, _ਮਿਰਗਾਂ, _ਯਕਸ਼ਾਂ, 
ਸੱਪਾਂ ਆਦਿ (ਸਭ ਨੂੰ) ਮੋਹੰਦੀ ਸੀ। ਉਸ ਨੇ ਸ਼ਰੀਰ ਵਿਚ ਬਹੁਤ ਪ੍ਰਭਾ ਧਾਰੀ ਹੋਈ ਸੀ। 
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਨੇ (ਆਪ ਉਸ ਦੀ) ਭਰਤ ਭਰੀ ਹੋਵੇ (ਭਾਵ[ 
ਬਣਾਈ ਹੋਵੇ)।੨। 

ਉਸ ਨੇ ਇਕ ਸੁਘੜ ਰਾਜ ਕੁਮਾਰ ਵੇਖਿਆ ਅਤੇ ਕਾਮ ਦੇਵ ਨੇ ਉਸ ਦੇ ਸ਼ਰੀਰ ਨੂੰ 
ਆ ਘੇਰਿਆ। ਉਸ ਨੇ ਉਸ ਕੋਲ ਇਕ ਸਖੀ ਨੂੰ ਭੇਜਿਆ। (ਉਹ) ਅਨੇਕ ਯਤਨ ਕਰ ਕੇ 
ਉਸ ਨੂੰ ਲੈ ਆਈ।੩। 

(ਸਖੀ ਨੇ) ਮਿਤਰ ਨੂੰ ਲਿਆ ਕੇ ਰਾਜ ਕੁਮਾਰੀ ਨਾਲ ਮਿਲਾ ਦਿੱਤਾ ਅਤੇ ਰਾਜ ਕੁਮਾਰੀ 
ਨੇ ਉਸ ਨਾਲ _ਲਿਪਟ ਕੇ _ਰਮਣ _ਕੀਤਾ। (ਉਸ ਦਾ) ਮਨ (ਰਾਜ ਕੁਮਾਰ) ਨਾਲ ਅਟਕ 
ਗਿਆ, (ਅਤੇ ਹੁਣ ਉਸ ਨੂੰ) ਛਡਿਆ ਨਹੀਂ ਸੀ ਜਾ ਸਕਦਾ। (ਉਸ ਨੂੰ ਸਦਾ ਲਈ ਪ੍ਰਾਪਤ 
ਕਰਨ _ਨਿਮਿਤ) ਉਸ ਨੇ ਇਸ ਤਰ੍ਹਾਂ ਦੀ _ਚਾਲਾਕੀ _ਕੀਤੀ।੪। 

ਉਸ ਨੇ ਇਕ ਵੱਡੀ ਤੋਪ ਮੰਗਵਾਈ, ਜਿਸ ਵਿਚ ਮਨੁੱਖ ਦੇ ਬੈਠਣ ਦੀ ਥਾਂ ਸੀ। ਉਹ 
ਮੰਤਰ ਦੀ ਸ਼ਕਤੀ ਨਾਲ _ਉਸ _ਵਿਚ ਵੜੀ ਅਤੇ ਮਿਤਰ ਨਾਲ _ਇਸ ਤਰ੍ਹਾਂ _ਗੱਲ _ਕੀਤੀ।੫। 


ਮਿਤਰ ਨੂੰ ਵਿਦਾ ਕਰ ਕੇ ਸਖੀ ਨੂੰ ਬੁਲਾਇਆ ਅਤੇ ਇਸ ਤਰ੍ਹਾਂ ਉਸ ਨੂੰ ਸਮਝਾਇਆ 
ਕਿ ਤੋਪ ਵਿਚ ਮੈਨੂੰ ਪਾ ਕੇ ਚਲਾਣਾ ਅਤੇ ਇਸ _ਰਾਜ ਕੁਮਾਰ ਦੇ ਘਰ ਪਹੁੰਚਾ ਦੇਣਾ।੬। 


ਜਦ ਸਖੀ ਨੇ ਇਸ ਤਰ੍ਹਾਂ ਸੁਣ ਲਿਆ ਤਾਂ (ਤੋਪ ਵਿਚ) ਬਾਰੂਦ ('ਦਾਰੂ`) ਪਾ ਕੇ ਉਸ 
ਨੂੰ ਅੱਗ ਦੇ ਦਿੱਤੀ। ਗੋਲੇ ਵਾਂਗ _ਰਾਜ ਕੁਮਾਰੀ ਨੂੰ ਚਲਾ ਦਿੱਤਾ ਅਤੇ _ਮੰਤਰ _ਦੀ ਸ਼ਕਤੀ 
ਕਾਰਨ ਜਮ ਨੇੜੇ ਨ _ਆਇਆ।੭। 

(ਉਹ) ਪ੍ਰੀਤਮ ਦੇ _ਘਰ ਜਾ _ਡਿਗੀ, ਜਿਵੇਂ ਘੁਬਾਣੀ ਵਿਚੋਂ _ਪੌਥਰ _ਵਗਾਇਆ ਜਾਂਦਾ 
ਹੈ। ਮਿਤਰ ਨੇ ਵੇਖ ਕੇ ਉਸ ਨੂੰ ਉਠਾ ਲਿਆ। (ਉਸ ਦਾ) ਸ਼ਰੀਰ ਪੂੰਝ ਕੇ ਛਾਤੀ ਨਾਲ ਲਗਾ 
ਲਿਆ।੮। 


ਦੰਹਰਾ 
ਮਿਤਰ ਨੇ ਉਸ ਦੀ ਬਹੁਤ ਉਪਮਾ ਕਰ ਕੇ, ਰਾਜ ਕੁਮਾਰੀ ਦੇ ਪ੍ਰੇਮ ਨੂੰ ਧੰਨ ਕਿਹਾ। 
ਉਹ ਗੋਲਾ ਬਣ ਕੇ ਤੋਪ ਰਾਹੀਂ ਉਡੀ ਅਤੇ ਆਪਣੀ ਦੇਹ ਦੀ ਚਿੰਤਾ ਤਕ _ਨ__ਕੀਤੀ।੯। 


ਚੱਪਣਾ 

ਇਧਰ ਰਾਜ ਕੁਮਾਰੀ ਮਿਤਰ ਪਾਸ ਗਈ ਅਤੇ ਉਧਰ ਸਖੀ ਨੇ ਜਾਕੇ ਰਾਜੇ ਨੂੰ ਖਬਰ 
ਕਰ ਦਿੱਤੀ ਕਿ ਬਾਰੂਦ ਪਾਕੇ ਮੈਂ ਅੰਗ ਲਗਾ ਦਿੱਤੀ ਅਤੇ ਤੋਪ ਵਿਚੋਂ ਰਾਜ ਕੁਮਾਰੀ ਉਡ 
ਗਈ।੧0। 

ਰਾਜਾ _ਰਾਣੀ ਸਹਿਤ _ਪੁਕਾਰਨ ਲਗਾ ਕਿ ਹੇ ਦੈਵ! (ਤੂੰ) ਸਾਡੀ ਕੀ ___ਹਾਲਤ ਕਰ 
ਦਿੱਤੀ ਹੈ। ਖੇਡ ਖੇਡ ਵਿਚ ਹੀ ਇਸ ਨੇ (ਤੋਪ ਨੂੰ) ਔਗ ਲਗਾ _ਦਿੱਤੀ। ਇਸ ਕਰ ਕੇ ਤੋਪ 
ਵਿਚੋਂ ਰਾਜ ਕੁਮਾਰੀ ਉਡ _ਗਈ।੧੧। 

/ਏਥੇਂ ਸਰੀ ਗੰਰੇਤੁੱਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ ੩੯੨ਵਂ' ਗਰੇਤੂ ਦੀ ਸ਼ਮਪਤਨ 

ਆਭਾ ਡਭ ਹੈ/ =੯੨/ ੬੯੭੭/ ਜਲਟਾ/ 


੫੭੬ 


ਅਛਲਾਪੁਰ ਇਕ _ਭੂਪ _ਭਨਿਜੈ। _ਅਛਲ ਸੈਨ ਤਿਹ ਨਾਮ _ਕਹਿਜੈ। 


ਹੋ ਭਾਤਿ ਭਾਤਿ ਕੀ ਕੈਫਨ ਨਿਕਟ ਮੰਗਾਇਯੋ। ੪। 
ਕਿਯਾ ਕੈਫ ਕੌ ਪਾਨ ਸੁ ਦੁਹੂੰ ਪ੍ਰਜੰਕ ਪਰ। 


ਭਾਤਿ ਭਾਤਿ ਤਨ ਰਮੇਂ ਬਿਹਸਿ ਕਰਿ ਨਾਰਿ ਨਰ। 
ਕੋਕ ਸਾਸਤ ਤੇ ਮਤ ਕੌ ਬਿਹਸਿ ਉਚਾਰਿ ਕੈ। 


<. 


ਹੋਂ_ਆਪੁ ਬੀਚ _ਕੰਧਨ ਪਰ _ਹਾਥਨ ਡਾਰਿ ਕੈ। ੫। 


ਅਧਿਕ ਜੋਰ ਤਨ ਦੋਊ ਤਹਾ ਕ੍ਰੀੜਾ ਕਰੈ। 
ਮਨ ਮੈ ਭਏ ਅਨੰਦ ਨ ਕਾਹੂ ਤੇ ਡਰੈ। 
ਲਪਟਿ ਲਪਟਿ ਕਰ ਜਾਹਿ ਸੁ ਛਿਨਿਕ ਨ ਛੋਰਹੀ। 
ਹੋ ਸਕਲ ਦੂਪ ਕੰਦੂਪ ਕੋ ਤਹਾ ਮਰੋਰਹੀ। ੬। 
ਚੱਪਣਾ 
ਭੋਗ ਕਰਤ _ਤਰੁਨੀ ਸੁਖ ਪਾਯੋ। _ਕਰਤ ਕੇਲ _ਰਜਨਿਯਹਿ _ਬਿਤਾਯੋ। 
ਪਹਿਲੀ ਰਾਤਿ ਬੀਤ ਜਬ _ਗਈ। _ਪਾਛਿਲ ਰੈਨਿ ਰਹਤ ਸੁਧਿ ਲਈ। _੭। 


ਕਹਾ ਕੁਅਰਿ ਉਠਿ ਰਾਜ _ਕੁਅਰ ਸੰਗ। ਕਬਹੂੰ _ਛਾਡ ਹਮਾਰਾ ਤੈ ਅੰਗ। 
ਜੋ ਕੋਈ ਪੁਰਖ ਹਮੈ ਲਹਿ ਜੈਹੈ। ਜਾਇ ਰਾਵ ਤਨ ਭੇਦ ਬਤੈਹੈ। ੮। 


ਸਾਹੁ ਸੁਤਾ ਇਹ ਭਾਤਿ ਉਚਾਰਾ। _ਬੈਨ ਸੁਨੋ ਮਮ _ਰਾਜ ਕੁਮਾਰਾ। 
ਸਭਨ _ਲਖਤ _ਤੁਹਿ _ਕੈਫ ਪਿਲਾਊ। ਤਬੈ ਸਾਹ ਕੀ ਸੁਤਾ ਕਹਾਊ। ੯। 
ਤਹ ਹੀ _ਰਮੋ ਤਿਹਾਰੇ ਸੰਗਾ। ਅਪਨੇ ਜੋਰਿ ਅੰਗ ਸੋ ਅੰਗਾ। 

ਹਮੈ ਤੁਮੈ ਸਭ ਲੋਗ ਨਿਹਾਰੈ। ਭਲੋ ਬੁਰੋ ਨਹਿ ਭੇਦ ਬਿਚਾਰੈ। ੧0। 


ਚਰਿਤ੍ਰ ਪਾਖਿਆਨ ੫੭੭ 


ਜੱਪਣਾ 

ਅਛਲਾਪੁਰ ਦਾ ਇਕ ਰਾਜਾ _ਦਸੀਂਦਾ ਸੀ। ਉਸ ਦਾ ਨਾਂ ਅਛਲ ਸੈਨ ਕਿਹਾ ਜਾਂਦਾ 
ਸੀ। ਉਥੇ ਇਕ ਸੁਧਰਮੀ ਰਾਇ ਨਾਂ ਦਾ ਸ਼ਾਹ ਸੁਣੀਂਦਾ ਸੀ। (ਉਹ ਇਤਨਾ ਸੇੇਸ਼ਨ ਸੀ) ਮਾਨੋ 
ਸਾਰਿਆਂ ਸ਼ਾਹਾਂ ਦੀ ਮਣੀ ਹੋਵੇ।੧। 

ਚੰਪਾ ਦੇ (ਦੇਈ) ਨਾਂ ਦੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ। _ਉਹ _ਰੂਪਵਾਨ ਅਤੇ 
ਗੁਣਵਾਨ ਕਹੀ ਜਾਂਦੀ ਸੀ। ਉਸ ਨੇ ਰਾਜ ਕੁਮਾਰ ਨੂੰ ਵੇਖਿਆ ਜਿਸ ਦਾ ਨਾਂ ਸੁਛਬਿ ਰਾਇ 
ਦਸਿਆ ਜਾਂਦਾ _ਸੀ।੨। 
੭%#ਤਾਲ 


ਆਪਣੀ ਇਕ _ਹਮਰਾਜ਼ _ਸਖੀ ਨੂੰ (ਰਾਜ ਕੁਮਾਰੀ ਨੇ) _ਬੁਲਾਇਆ। _ਉਸ ਨੂੰ ਸੁਛਬਿ 
ਰਾਇ ਪਾਸ ਭੇਜ ਦਿੱਤਾ। ਅਤੇ ਕਿਹਾ! ਬਹੁਤ ਯਤਨ ਕਰ ਕੇ ਉਸ ਨੂੰ ਇਥੇ ਲੈ ਕੇ ਆ। 
ਜਿਤਨਾ ਧਨ _ਚਾਹੇਂਗੀ, ਉਤਨਾ ਹੀ ਲੈ _ਜਾਈਂ।੩। 


(ਰਾਜ ਕੁਮਾਰੀ ਦੇ) ਬੋਲ ਸੁਣ ਕੇ ਸਖੀ ਮਿਤਰ ਦੇ ਘਰ _ਗਈ। ਜਿਵੇਂ ਕਿਵੇਂ ਉਸ ਨੂੰ 
ਸਮਝਾ ਕੇ ਉਥੇ ਲੈ ਆਈ। ਰਾਜ ਕੁਮਾਰ ਨੂੰ ਮਿਲ ਕੇ ਮੁਟਿਆਰ ਨੇ ਬਹੁਤ ਸੁਖ ਪਾਇਆ। 
ਬਹੁਤ ਤਰ੍ਹਾਂ ਦੀ ਸ਼ਰਾਬ ਆਪਣੇ _ਕੋਲ ਮੰਗਵਾ ਲਈ।੪। 


ਉਨ੍ਹਾਂ ਦੋਹਾਂ ਨੇ ਪਲੰਘ ਉਤੇ (ਬੈਠ ਕੇ) ਸ਼ਰਾਬ ਪੀਤੀ ਅਤੇ ਇਸਤਰੀ ਤੇ ਪੁਰਸ਼ ਨੇ ਖੁਸ਼ 
ਹੋ ਕੇ ਭਾਂਤ ਭਾਂਤ ਨਾਲ _ਰਮਣ _ਕੀਤਾ। ਕੋਕ ਸ਼ਾਸਤੁ ਦੇ ਮਤ ਨੂੰ ਪ੍ਰਸੰਨਤਾ ਪੂਰਵਕ ਉਚਾਰ 
ਕੇ ਅਤੇ ਆਪਸ ਵਿਚ ਇਕ ਦੂਜੇ ਦੇ ਮੋਢਿਆਂ ਉਤੇ ਹੱਥ _ਰਖ ਕੇ (ਸੈਯੋਗ _ਕੀਤਾ)।੫। 


(ਉਹ) ਦੋਵੇਂ ਪੂਰੇ ਜ਼ੋਰ ਨਾਲ ਕੇਲ-ਕ੍ਰੀੜਾ ਕਰਨ _ਲਗੇ। ਉਹ _ਬਿਨਾ ਕਿਸੇ _ਤੋਂ ਡਰੇ ਮਨ 
ਵਿਚ ਆਨੰਦ _ਮਾਣਨ _ਲਗੇ। _(ਉਹ _ਇਕ ਦੂਜੇ _ਨਾਲ) _ਲਿਪਟ ਰਹੇ ਸਨ ਅਤੇ ਇਕ _ਛਿਣ 
ਲਈ ਵੀ ਛਡ ਨਹੀਂ ਰਹੇ ਸਨ। (ਉਹ) ਉਥੇ ਕਾਮ ਦੇਵ ਦਾ ਸਾਰਾ ਹੰਕਾਰ ਤੋੜ ਰਹੇ _ਸਨ।੬। 


ਚੱਪਣਾ 

ਸੰਯੋਗ ਕਰ _ਕੇ ਇਸਤਰੀ ਨੇ ਸੁਖ ਪ੍ਰਾਪਤ ਕੀਤਾ ਅਤੇ _ਕਾਮ-ਲੀਲ੍ਹਾ ਕਰਦਿਆਂ (ਸਾਰੀ) 
ਰਾਤ ਬਿਤਾ _ਦਿੱਤੀ। ਜਦ ਪਹਿਲੀ (ਅੱਧੀ) ਰਾਤ ਬੀਤ ਗਈ, _ਤਦ ਪਿਛਲੀ ਰਾਤ ਵੇਲੇ 
(ਉਨ੍ਹਾਂ ਨੂੰ) ਹੋਸ਼ ਆਈ।੭। 

ਕੁਮਾਰ ਨੇ ਰਾਜ ਕੁਮਾਰੀ ਨੂੰ ਕਿਹਾ-- ਹੁਣ ਤੂੰ ਮੇਰਾ ਸ਼ਰੀਰ ਛਡ ਦੇ। ਜੇ ਕੋਈ ਬੰਦਾ 
ਸਾਨੂੰ ਵੇਖ ਲਵੇਗਾ, ਤਾਂ ਰਾਜੇ ਪਾਸ ਜਾ ਕੇ ਭੇਦ ਦਸ ਦੇਵੇਗਾ।੮। 

ਸ਼ਾਹ ਦੀ ਪੁੱਤਰੀ ਨੇ (ਅਗੋਂ) ਇਸ ਤਰ੍ਹਾਂ ਕਿਹਾ -- ਹੇ ਰਾਜ ਕੁਮਾਰ! ਮੇਰੀ ਗੱਲ ਸੁਣੋ। 
ਸਭ ਦੇ ਵੇਖਦਿਆਂ (ਮੈ) ਤੁਹਾਨੂੰ ਸ਼ਰਾਬ ਪਿਲਾਵਾਂਗੀ, ਤਦ ਹੀ ਸ਼ਾਹ ਦੀ ਪੁੱਤਰੀ 
ਅਖਵਾਵਾਂਗੀ।੯। 

(ਫਿਰ) ਆਪਣੇ ਅੰਗ ਨੂੰ (ਤੁਹਾਡੇ) ਅੰਗ ਨਾਲ ਜੋੜ ਕੇ ਤੁਹਾਡੇ ਨਾਲ ਸੰਗ _ਕਰਾਂਗੀ। 
ਮੈਨੂੰ ਤੈਨੂੰ ਸਭ ਲੋਕ _ਵੇਖਣਗੇ _ਅਤੇ ਮਾੜੇ _ਚੰਗੇ _ਦਾ _ਭੇਦ ਨਹੀਂ _ਵਿਚਾਰਨਗੇ।੧0। 


੫੭੮ 


ਸੀ _ਦਸਮ-ਗ੍ੰਥ _ਸਾਹਿਬ 


ਯੌ ਕਹਿ ਕੁਅਰਿ ਬਿਦਾ ਕਰਿ _ਦੀਨਾ। ਪ੍ਰਾਤ ਭੇਸ ਨਰ ਕੋ ਧਰਿ ਲੀਨਾ। 
ਕੀਅਸ _ਕੁਅਰ ਕੇ ਧਾਮ _ਪਯਾਨਾ। _ਭੇਦ ਅਭੇਦ _ਨ__ਕਿਨੀ _ਪਛਾਨਾ। _੧੧। 


ਚਾਕਰ ਰਾਖਿ ਕੁਅਰ ਤਿਹ ਲਿਯੋ। ਬੀਚ ਮੁਸਾਹਿਬ ਕੋ ਤਿਹ ਕਿਯੋ। 
ਖਾਨ ਪਾਨ ਸਭ _ਸੋਈ _ਪਿਲਾਵੈ। ਨਰ ਨਾਰੀ ਕੋਈ ਜਾਨਿ ਨ ਜਾਵੈ। ੧੨। 


ਇਕ ਦਿਨ ਪਿਯ ਲੈ ਗਈ ਸਿਕਾਰਾ। ਬੀਚ _ਸਰਾਹੀ ਕੇ ਮਦ ਡਾਰਾ। 
ਜਲ ਕੈ ਸਾਥ _ਭਿਗਾਇ ਉਛਾਰਾ। ਚੋਵਤ ਜਾਤ _ਜਵਨ ਤੇ _ਬਾਰਾ। _੧੩। 


ਸਭ _ਕੋਈ ਲਖੈ ਤਵਨ ਕਹ ਪਾਨੀ। ਕੋਈ ਨ ਸਮੁਝਿ ਸਕੈ ਮਦ ਗ੍ਯਾਨੀ। 
ਜਬ _ਕਾਨਨ ਕੇ ਗਏ ਮੰਝਾਰਾ। ਰਾਜ _ਕੁਅਰ ਸੌ ਬਾਲ _ਉਚਾਰਾ। _੧੪। 


ਤੁਮ ਕੋ ਲਗੀ ਤ੍ਰਿਖਾ ਅਭਿਮਾਨੀ। ਸੀਤਲ ਲੇਹੁ _ਪਿਯਹੁ _ਇਹ _ਪਾਨੀ। 
ਭਰਿ _ਪ੍ਯਾਲਾ _ਲੈ ਤਾਹਿ _ਪਿਯਾਰਾ। _ਸਭਹਿਨ ਕਰਿ _ਜਲ _ਤਾਹਿ _ਬਿਚਾਰਾ। _੧੫। 


ਪੁਨਿ ਤ੍ਰਿਯ ਲਿਯਾ ਕਬਾਬ ਹਾਥਿ ਕਰਿ। ਕਹਿਯੋ ਕਿ ਖਾਹੁ ਰਾਜ ਸੁਤ ਬਨ _ਫਰ। 
ਤੁਮਰੇ _ਨਿਮਿਤਿ ਤੋਰਿ ਇਨ ਆਨਾ। _ਭਛਨ ਕਰਹੁ ਸ੍ਰਾਦ ਅਬ _ਨਾਨਾ। _੧੬। 


ਜਬ _ਮਧ੍ਯਾਨ ਸਮੋ ਭਯੋ ਜਾਨ੍ਯੋ। _ਸਭ _ਲੋਗਨ _ਇਹ _ਭਾਤਿ _ਬਖਾਨ੍ਯੋ। 
ਤੁਮ ਸਭ ਚਲੋ ਭੂਪ ਕੇ _ਸਾਥਾ। ਹਮ ਸੇਵਾ ਕਰਿ ਹੈ ਜਗਨਾਥਾ। _੧੭। 


ਸਭ ਜਨ ਪਠੈ ਭੂਪ ਕੇ ਸਾਥਾ। ਦੋਈ ਰਹੇ ਨਾਰਿ ਅਰ ਨਾਥਾ। 
ਪਰਦਾ _ਐਚਿ ਦਸੋ _ਦਿਸਿ ਲਿਯਾ। ਕਾਮ ਭੋਗ ਹਸਿ ਹਸਿ ਰਸਿ ਕਿਯਾ। ੧੮। 


ਦੰਹਾਰਾ 
ਇਹ ਚਰਿਤ੍ਰ ਦੋਈ ਬਿਹਸਿ ਰਮਤ ਭਏ ਨਰ ਨਾਰਿ। 
ਪਰਜਾ ਸਹਿਤ ਰਾਜਾ _ਛਲਾ ਸਕਾ ਨ ਭੂਪ _ਬਿਚਾਰਿ। ੧੯। ੧। 


/ਏੱਤਾ ਨੰ ਲਾਰਤਹ ਪਖੂਯਾਨੇ ਕਯਾ ਗਾੰਹੇਤ੍ਹੇ ਮਹਾਂ ਭੂਪ ਅੰਭਾਦੇ ਤੀਨ ਸੋਂ /ਤਰਾਨਵੇਂ ਲਾਰੇ ਸ਼ਮਘਤਆ 
ਡਤ ਫ਼ੜ ਸ੍ਤ/ =੯ਤ/ ੬੯੮੯੬/ ਅਫ੍ਹੀੰ/ 
ਚੱਪਾਣ 
ਦੇਵ ਛਤਰ ਇਕ ਭੂਪ _ਬਖਨਿਯਤਿ। _ ਸ੍ਰੀ _ਸੁਰਰਾਜਵਤੀ ਪੁਰ _ਜਨਿਯਤ। 
ਤਿਹੁ ਸੰਗ _ਚੜਤ _ਅਮਿਤਿ _ਚਤੁਰੰਗਾ। ਉਮਡਿ ਚਲਤ ਜਿਹ _ਬਿਧਿ ਕਰਿ ਗੰਗਾ। _੧। 


ਚਰਿਤ੍ਰ ਪਾਖਿਆਨ ੫੭੯ 


ਇਹ ਕਹਿ ਕੇ ਰਾਜ ਕੁਮਾਰ ਨੂੰ ਵਿਦਾ ਕਰ ਦਿੱਤਾ। ਸਵੇਰੇ ਮਰਦ ਦਾ ਭੇਸ ਧਾਰਨ 
ਕਰ _ਲਿਆ। ਰਾਜ ਕੁਮਾਰ ਦੇ ਘਰ _ਵਲ ਪ੍ਰਸਥਾਨ _ਕੀਤਾ। ਕਿਸੇ ਨੇ ਭੇਦ ਅਭੇਦ ਨੂੰ ਨ 
ਸਮਝਿਆ।੧੧। 

ਰਾਜ-ਕੁਮਾਰ ਨੇ ਉਸ ਨੂੰ ਨੌਕਰ ਰਖ _ਲਿਆ ਅਤੇ (ਆਪਣੇ) _ਮੁਸਾਹਿਬਾਂ (ਸਾਥੀਆਂ) 
ਵਿਚ ਸਥਾਨ ਦੇ ਦਿੱਤਾ। ਉਹੀ (ਰਾਜ ਕੁਮਾਰ) ਦੇ ਖਾਣ ਪੀਣ ਦੀ ਵਿਵਸਥਾ ਕਰਨ _ਲਗੀ। 
ਹੋਰ ਕੋਈ ਨਰ ਨਾਰੀ ਜਾ ਨਹੀਂ ਸਕਦਾ _ਸੀ।੧੨। 

(ਉਹ) ਇਕ _ਦਿਨ ਪ੍ਰੀਤਮ ਨੂੰ ਸ਼ਿਕਾਰ ਖੇਡਣ ਲਈ ਲੈ ਗਈ ਅਤੇ ਸੁਰਾਹੀ ਵਿਚ 
ਸ਼ਰਾਬ ਭਰ _ਲਈ। _(ਉਸ ਨੇ) ਸੁਰਾਹੀ ਨੂੰ ਜਲ _ਨਾਲ _ਭਿਗੋ ਕੇ _ਉਛਾਲਿਆ (ਜਾਂ _ਉੱਚਾ 
ਟੈਗਿਆ)। _ਉਸ ਵਿਚੋਂ ਪਾਣੀ _ਚੋਂਦਾ _ਰਿਹਾ।੧੩। 

ਸਾਰੇ ਉਸ ਨੂੰ ਪਾਣੀ ਸਮਝ ਰਹੇ _ਸਨ। _ਕੋਈ ਵੀ ਬੁੱਧੀਮਾਨ ਉਸ ਨੂੰ ਸ਼ਰਾਬ ਨਹੀਂ 
ਸਮਝ ਰਿਹਾ ਸੀ। ਜਦ (ਉਹ) ਬਨ ਦੇ ਵਿਚਕਾਰ ਗਏ, ਤਾਂ ਬਾਲਿਕਾ ਨੇ ਰਾਜ ਕੁਮਾਰ ਨੂੰ 
ਕਿਹਾ--।੧੪। 

ਹੇ ਗੋਰਵਸ਼ਾਲੀ (ਰਾਜ ਕੁਮਾਰ)! ਤੁਹਾਨੂੰ ਪਿਆਸ ਲਗੀ ਹੈ, (ਇਸ ਲਈ) ਇਹ ਠੰਡਾ 
ਪਾਣੀ ਪੀ _ਲਵੋ। (ਇਸਤਰੀ ਨੇ) ਪਿਆਲਾ ਭਰ ਕੇ ਉਸ ਨੂੰ ਪਿਲਾਇਆ। ਸਭ ਨੇ ਉਸ ਨੂੰ 
ਜਲ ਕਰ ਕੇ ਹੀ ਸਮਝਿਆ।੧੫। 

ਫਿਰ ਇਸਤਰੀ ਨੇ ਹੱਥ ਵਿਚ ਕਬਾਬ ਲੈ ਲਿਆ ਅਤੇ ਕਹਿਣ ਲਗੀ--ਹੇ ਰਾਜ 
ਕੁਮਾਰ! ਬਨ ਦੇ ਫਲ ਖਾਓ। ਇਨ੍ਹਾਂ ਨੂੰ ਤੁਹਾਡੇ ਲਈ ਹੀ ਤੋੜ ਕੇ ਲਿਆਉਂਦਾ ਹੈ। _ਹੁਣ 
(ਤੁਸੀਂ) ਕਈ ਪ੍ਰਕਾਰ ਦੇ ਸੁਆਦ (ਵਾਲੇ ਫਲਾਂ ਨੂੰ) _ਖਾਓ।੧੬। 

ਜਦ ਦੁਪਹਿਰ ('ਮਧ੍ਯਾਨ”) ਦਾ ਸਮਾਂ ਹੋਇਆ, ਤਾਂ ਸਭ ਲੋਕਾਂ ਨੂੰ ਇਸ ਤਰ੍ਹਾਂ _ਕਿਹਾ[ 
ਤੁਸੀਂ ਸਾਰੇ ਰਾਜੇ _ਨਾਲ _ਚਲੋ, _ਅਸੀਂ _ਜਗਨ _ਨਾਥ _ਦੀ ਪੂਜਾ _ਕਰਾਂਗੇ।੧੭। 

ਸਭ ਲੋਕਾਂ ਨੂੰ ਰਾਜੇ _ਨਾਲ _ਭੇਜ ਦਿੱਤਾ। (ਪਿਛੇ) ਦੋਵੇਂ ਇਸਤਰੀ ਅਤੇ ਪੁਰਸ਼ ਰਹਿ 
ਗਏ। (ਉਨ੍ਹਾਂ ਨੇ) ਦਸਾਂ ਦਿਸ਼ਾਵਾਂ ਵਿਚ _(ਭਾਵ--ਸਭ _ਪਾਸੇ) ਪਰਦਾ ਤਾਣ ਲਿਆ ਅਤੇ _ਹਸ 
ਹਸ ਕੇ ਮੌਜ ਨਾਲ ਕਾਮ-ਕ੍ਰੀੜਾ _ਕੀਤੀ।੧੮। 
ਦੰਹਰਾ 


ਇਸ _ਚਰਿਤੁ ਦੁਆਰਾ ਦੋਵੇਂ ਇਸਤਰੀ ਪੁਰਸ਼ ਹਸ ਹਸ ਕੇ ਰਮਣ ਕਰਦੇ ਰਹੇ। (ਉਨ੍ਹਾਂ 
ਨੇ) ਪੂਜਾ ਸਮੇਤ ਰਾਜੇ ਨੂੰ ਛਲ ਲਿਆ, ਪਰ ਰਾਜਾ (ਕੁਝ ਵੀ) ਵਿਚਾਰ ਨ __ਸਕਿਆ।੧੯। 

ਏਥੋਂ ਸੰ ਗਰੇਤਰੰਪੰ#ਆਨ ਦੇ ਤੁਆ ਗਾਰੇਤੂ ਦੇ ੭ ਭੂਪ ਸੰਵਾਦ ਦੇ =੯ਤਵੇ' ਗਰੇਤੂ ਦੀ ਸ਼ਮਪਤੀ 

ਭਾ ਲਭ _ਹੀ/ =੯=/ ੬੯੮੬, ਚਲਦਾ? 

ਚੱਪਾਣ 

ਛਤ੍ੂ ਦੇਵ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ। ਉਸ ਦਾ ਨਗਰ _ਸੁਰਰਾਜਵਤੀ 
ਕਰ ਕੇ ਜਾਣਿਆ ਜਾਂਦਾ _ਸੀ। ਉਸ ਨਾਲ _ਅਮਿਤ _ਚਤੁਰੰਗਣੀ ਸੈਨਾ ਗੰਗਾ _ਦੀਆਂ ਲਹਿਰਾਂ 
ਵਾਂਗ _ਉਮਡ ਕੇ ਚਲਦੀ _ਸੀ।੧। 


ਪਦ0 


ਸਖੀ _ਕੁਅਰ ਪਹਿ ਦਈ _ਪਠਾਈ। 
ਰਾਜ _ਸੁਤਹਿ ਤਿਨ ਆਨ ਮਿਲਾਯੋ। 
ਭਾਤਿ _ਭਾਤਿ ਸੇਤੀ ਕਿਯ ਭੋਗਾ। ਮਿਟ ਗਯੋ ਸਕਲ _ਦੁਹਨ ਕੋ _ਸੋਗਾ। 

ਭਾਤਿ ਭਾਤਿ ਤਨ ਕਰੈ ਬਿਲਾਸਾ। ਨਿਜ ਪਤਿ ਕੋ ਤਜਿ ਕਰਿ ਕੈ ਤ੍ਰਾਸਾ। ੭। 


ਚਤੁਰ _ਚਤੁਰਿਯਾ _ਦੋਈ _ਕਲੋਲਹਿ। 
ਭਾਤਿ ਅਨਿਕ ਕੀ ਕੈਫ ਮੰਗਾਵੈ। 


ਰੂਪਵਾਨ _ਗੁਨਵਾਨ ਸੁਘਰ _ਪਹਿਚਾਨਿਯੈ। 
ਜਿਹ ਬਿਲੋਕਿ ਕੰਦੂਪ ਦੂਪ ਕਹ ਖੋਇ ਹੈ। 
ਹੋ ਜਿਹ ਸਮ ਸੁੰਦਰ ਭਯੋ ਨ ਆਗੇ ਹੋਇ ਹੈ। ੩। 


ਤੁਮੈ ਕਛੁ _ਕਹਿਯੋ ਸੁ ਮੀਤਹਿ ਆਖਿਯੋ। 


ਜੁ ਛੁ ਸੁ 
ਹੋ ਚਿਤ ਮਹਿ ਰਖਿਯਹੁ ਭੇਦ ਨ ਕਾਹੂ ਭਾਖਿਯੋ। ੫। 


ਚੱਪਲਾਂ 


ਆਸਨ _ਭਾਤਿ ਭਾਤਿ ਕੇ ਲੇਹੀ। _ਆਲਿੰਗ _ਜੁੰਬਨ _ਦੋਈ ਦੇਹੀ। 


ਦੋਇ ਤਰੂਨ _ਬਿਜਿਯਾ ਦੁਹੂੰ ਖਾਈ। _ਦਾਰਿ ਟਾਂਕ ਅਹਿਫੇਨ ਚੜਾਈ। 
ਰਸਿ ਰਸਿ ਕਰਿ ਕਸਿ ਕਸਿ ਰਤਿ ਕਿਯੋ। ਚੋਰਿ ਚੰਚਲਾ ਕੋ ਚਿਤ ਲਿਯੋ। ੧0। 


ਰਸਿਗੇ ਦੋਊ ਨ ਛੋਰਾ ਜਾਇ। _ਕਹੀ ਬਾਤ ਇਹ ਘਾਤ _ਬਨਾਇ। 


ਏਕ ਮੰਤ੍ਰ ਹਮ ਤੇ ਪਿਯ ਲੀਜੈ। ਜਲ ਕੇ _ਬਿਥੈ _ਪਿਯਾਨਾ _ਕੀਜੈ। _੧੧। 


ਜਿਹ ਤਿਹ ਭਾਤਿ ਪ੍ਰਬੋਧਿ ਲ੍ਯਾਈ। 
ਸਾਜਨ _ਮਿਲਤ _ਸਜਨਿ ਸੁਖ _ਪਾਯੋ। 


੬। 


ਮਿਲਿ ਮਿਲਿ ਬੈਨ _ਮਧੁਰਿ ਧੁਨ _ਬੋਲਹਿ। 
ਏਕ ਪਲੰਘ _ਬੈਠਿ ਪਰ _ਚੜਾਵੈ। ੮। 


ਰਸਿ ਰਸਿ ਕਸਿ ਨਰ ਕੇਲ ਕਮਾਇ। ਲਪਟਿ ਲਪਟਿ ਤਰੂਨੀ ਤਰ ਜਾਇ। ੯। 


ਚਰਿਤ੍ਰ ਪਾਖਿਆਨ ੫੮੧ 


੭%7ਤਲ 

ਅਲਕੇਸ _ਮਤੀ ਉਸ ਦੀ _ਪੁੰਤਰੀ ਦਸੀ ਜਾਂਦੀ ਸੀ। ਉਸ ਨੂੰ ਜਾਂ ਤਾਂ ਪਰੀ, _ਪਦਮਨੀ, 
ਉਸ਼ਾ ('ਪ੍ਰਾਤ”) ਜਾਂ ਪੂਕ੍ਰਿਤੀ ਵਰਗੀ _ਸਮਝੋ। ਜਾਂ ਉਹ ਚੰਦ੍ਰਮਾ, ਦੇਵਤਿਆਂ ਜਾਂ ਸੂਰਜ ਦੀ ਧੀ 
ਮੰਨ _ਲਵੋ। _(ਅਸਲ ਵਿਚ) ਉਸ ਵਰਗੀ ਇਸਤਰੀ _ਨ ਪਹਿਲਾਂ ਹੋਈ ਹੈ ਅਤੇ ਨ ਪਿਛੋਂ 
ਹੋਏਗੀ।੨। 

ਉਥੇ ਇਕ ਜ਼ੁਲਫ਼ ਰਾਇ ਨਾਂ ਦਾ ਛੜ੍ਹੀ ਹੁੰਦਾ ਸੀ ਜਿਸ ਨੂੰ ਬਹੁਤ ਰੂਪਵਾਨ, ਗੁਣਵਾਨ 
ਅਤੇ ਸੁਘੜ ਸਮਝਿਆ ਜਾਂਦਾ ਸੀ। ਉਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਨਸ਼ਟ ਹੋ_ ਜਾਂਦਾ 
ਸੀ। ਉਸ ਵਰਗਾ ਸੁੰਦਰ ਨ ਅਗੇ ਹੋਇਆ ਹੈ ਅਤੇ ਨ ਹੀ ਅਗੋਂ ਹੋਵੇਗਾ।੩। 


ਇਕ ਦਿਨ ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ ਅਤੇ ਮਨ ਵਿਚ ਮੋਹਿਤ ਹੋਕੇ 
ਚਰਿਤੁ ('ਕ੍ਰਿਆ') ਸੋਚਣ ਲਗੀ ਕਿ ਹੁਣ ਕੀ ਉਪਾ ਕਰਾਂ ਕਿ ਇਸ ਨਾਲ ਵਿਆਹ ਹੋ ਜਾਏ। 
ਜੇ ਮਿਤਰ ਨ ਮਿਲੇ ਤਾਂ ਅੱਗ ਵਿਚ ਸੜ __ਮਰਾਂ।੪। 


ਇਕ ਸਖੀ ਨੂੰ ਹਿਤੈਸ਼ੀ ਸਮਝ ਕੇ ਬੁਲਾ _ਲਿਆ। ਉਸ ਨੂੰ ਸਾਰਾ ਭੇਦ ਸਮਝਾ ਕੇ ਕੁੰਵਰ 


ਵਲ ਭੇਜ ਦਿੱਤਾ। (ਉਸ ਨੂੰ ਸਮਝਾਇਆ ਕਿ) ਜੋ ਕੁਝ ਮੈਂ ਤੈਨੂੰ ਕਿਹਾ ਹੈ, ਉਹ ਮਿਤਰ ਨੂੰ 
ਕਹਿਣਾ ਅਤੇ ਇਸ ਭੇਦ ਨੂੰ ਚਿਤ ਵਿਚ ਰਖਣਾ, ਕਿਸੇ ਨੂੰ ਨ __ਦਸਣਾ।੫। 


ਚੱਪਣਾ 

ਸਖੀ ਨੂੰ ਕੁੰਵਰ ਕੋਲ ਭੇਜ _ਦਿੱਤਾ। (ਉਹ) ਜਿਵੇਂ ਕਿਵੇਂ (ਉਸ ਨੂੰ) ਸਮਝਾ ਕੇ ਲੈ 
ਆਈ। ਰਾਜ ਕੁਮਾਰ ਨੂੰ ਆਣ ਕੇ ਉਸ ਨਾਲ ਮਿਲਾ _ਦਿੱਤਾ। ਸਾਜਨ ਨੂੰ ਮਿਲ ਕੇ ਸਜਨੀ ਨੇ 
ਸੁਖ ਪ੍ਰਾਪਤ _ਕੀਤਾ।੬। 

(ਉਨ੍ਹਾਂ ਦੋਹਾਂ ਨੇ) ਭਾਂਤ ਭਾਂਤ ਦੀ ਰਤੀ-ਕ੍ਰੀੜਾ _ਕੀਤੀ। ਦੋਹਾਂ (ਦੇ ਮਨ) ਦਾ ਸਾਰਾ ਦੁਖ 
ਮਿਟ ਗਿਆ। (ਇਸਤਰੀ ਨੇ) __ਆਪਣੇ ਪਤੀ ਦਾ ਡਰ ਤਿਆਗ ਕੇ ਉਸ ਨਾਲ ਕਈ ਪੁਕਾਰ 
ਦਾ ਵਿਲਾਸ _ਕੀਤਾ।੭। 

ਇਸਤਰੀ ਅਤੇ ਪੁਰਸ਼ ਦੋਵੇਂ ਕਲੋਲਾਂ ਕਰਨ _ਲਗੇ ਅਤੇ ਮਿਲ ਮਿਲ ਕੇ ਮਿੱਠੀ ਆਵਾਜ਼ 
ਵਿਚ ਬਚਨ _ਬੋਲਣ _ਲਗੇ। ਅਨੇਕ ਤਰ੍ਹਾਂ ਦੀ ਸ਼ਰਾਬ ਮੰਗਵਾ ਕੇ ਇਕ ਪਲੰਘ ਉਪਰ _ਬੈਠ ਕੇ 
ਪੀਣ ਲਗੇ।੮। 

ਦੋਵੇਂ ਭਾਂਤ ਭਾਂਤ ਦੇ ਆਸਣ ਕਰਨ ਲਗੇ _ਅਤੇ _ਆਲਿੰਗਨ ਤੇ _ਚੁੰਬਨ ਲੈਣ ਅਥਵਾ 
ਦੇਣ ਲਗੇ। ਨਾਇਕ _ਰਸ ਲੈਂਦਾ ਹੋਇਆ ਕਸ ਕੇ ਕਾਮ-ਕ੍ਰੀੜਾ ਕਰਨ _ਲਗਾ ਅਤੇ ਨਾਇਕਾ 
ਹੇਠਾਂ ਲਿਪਟ _ਲਿਪਟ _ਕੇ _(ਆਨੌਦਿਤ ਹੋਣ _ਲਗੀ)।੯। 

ਦੋਹਾਂ ਜੋਬਨਵਾਨਾਂ ਨੇ _ਭੰਗ _(“ਬਿਜਿਯਾ?) ਖਾਈ ਅਤੇ ਚਾਰ ਟਾਂਕ (ਵਿਸ਼ੇਸ਼--ਇਕ ਟਾਂਕ 
ਦਾ ਚਾਰ ਮਾਸੇ ਜਿੰਨਾ ਤੋਲ) ਅਫ਼ੀਮ ਚੜ੍ਹਾਈ। (ਉਨ੍ਹਾਂ ਨੇ) ਮੌਜ ਵਿਚ ਹੋਕੇ ਕਸ ਕਸ ਕੇ 
ਰਤੀ-ਕ੍ਰੀੜਾ ਕੀਤੀ ਅਤੇ (ਨਾਇਕ ਨੇ) ਇਸਤਰੀ _ਦਾ ਚਿਤ _ਚੁਰਾ _ਲਿਆ।੧0। 

(ਦੋਵੇਂ) ਇਤਨੇ ਮਗਨ ਹੋ ਗਏ ਕਿ (ਇਕ ਦੂਜੇ ਨੂੰ) ਛਡਿਆ ਨਹੀਂ ਜਾ ਸਕਦਾ ਸੀ। 
ਮੌਕਾ ਵੇਖ ਕੇ (ਇਸਤਰੀ ਨੇ) ਇਹ ਗੱਲ ਕਹੀ--ਹੇ ਪ੍ਰੀਤਮ! ਮੇਰੇ ਤੋਂ ਇਕ ਮੰਤਰ ਲਵੋ ਅਤੇ 
ਜਲ ਵਿਚ ਚਲੇ _ਜਾਓ।੧੧। 


੫੮੨ ਸੀ _ਦਸਮ-ਗ੍ੂੰਥ _ਸਾਹਿਬ 


ਜਬ ਲਗੁ ਮੰਤੂਚਾਰ ਤੈ ਕਰ ਹੈ। ਤਬ ਲਗਿ ਤੈ ਜਲ ਬੀਚ ਨ ਮਰ ਹੈ। 
ਤੁਮਰੇ ਜਲ ਐ ਹੈ ਨ ਨੇਰੇ। ਚਾਰਿ ਓਰ ਰਹਿ ਹੈ ਤੁਹਿ ਘੇਰੇ। ੧੨। 


ਮੌਤੂ ਮਿਤ੍ਰ ਤਾ ਤੇ ਤਬ _ਲਿਯੋ। ਗੰਗਾ ਬੀਚ _ਪਯਾਨਾ_ਕਿਯੋ। 

ਜਲ ਚਹੂੰ ਓਰ ਤਵਨ ਕੇ ਰਹਾ। ਆਨਿ ਪਾਨ ਤਾ ਕੇ ਨਹਿ ਗਹਾ। ੧੩। 
ਇਹ ਛਲ ਜਲ ਮਹਿ ਮੀਤ _ਪਠਾਯੋ। _ਮਾਤ ਪਿਤਾ ਤਨ ਬਚਨ _ਸੁਨਾਯੋ। 
ਹੋ ਪਿਤ ਪ੍ਰਾਤ ਸੁਯੰਬਰ ਕਰਿ _ਹੌ। ਪਰਮ ਪਵਿਤ੍ਰ ਪੁਰਖ ਕੋਈ ਬਰਿ ਹੋ। ੧੪। 


ਕਹੇ ਚਲੋ ਤੁਮ _ਤਾਤ ਹਮਾਰੇ। _ਮਥਹੁ _ਜਾਨਵੀ ਹੋਤ ਸਵਾਰੇ। 
ਤਹ ਤੇ ਜੁ ਨਰ ਨਿਕਸਿ ਹੈ ਕੋਈ। ਭਰਤਾ ਹੋਇ ਹਮਾਰੋ ਸੋਈ। ੧੫। 


ਬਚਨ _ਸੁਨਤ ਰਾਜਾ _ਹਰਖਾਨੌ। _ਸਾਚੁ ਝੂਠੁ ਜੜ ਕਛੁ ਨ _ਪਛਾਨੋ। 
ਜੋਰਿ ਪੂਜਾ ਦੈ ਢੋਲ ਨਗਾਰੇ। _ਚਲੇ _ਸੁਰਸੁਰੀ ਮਥਨ _ਸਕਾਰੇ। _੧੬। 


ਬਡੇ ਦੂਮਨ ਕੀ ਮਥਨਿ ਸੁਧਾਰਿ। ਮਥਤ ਭਏ ਸੁਰਸਰਿ ਮੋ _ਡਾਰਿ। 
ਤਨਿਕ ਬਾਰਿ ਕਹ ਜਬੈ ਡੁਲਾਯੋ। _ਨਿਕਸਿ ਪੁਰਖ ਤਹ ਤੇ ਇਕ ਆਯੋ। _੧੭। 


ਨਿਰਖਿ ਸਜਨ ਕੋ ਰੂਪ ਅਪਾਰਾ। _ਬਰਤ ਭਈ ਤਿਹ ਰਾਜ _ਕੁਮਾਰਾ। 


ਭੇਦ ਅਭੇਦ ਪਸੁ ਕਛੁ ਨ _ਬਿਚਰਿਯੋ। ਇਹ ਛਲ ਨਾਰਿ ਜਾਰ ਕਹ _ਬਰਿਯੋ। _੧੮। 


ਦੰਹਰਾ 
ਜਿਹ ਬਿਧਿ ਤੇ ਮਥਿ ਨੀਰਧਹਿ ਲਛਮੀ ਬਰੀ ਮੁਰਾਰਿ। 
ਤਸਹਿ ਮਥਿ ਗੰਗਾ ਬਰਾ ਯਾ ਕਹ ਰਾਜ ਕੁਮਾਰਿ। ੧੯। ੧। 


/ਏੱਤਾ ਹੀ ਲਾਰਤ੍ਹ ਪਖ੍ਯਾਨੇ /ਤੈ੍‌ਯਆਾ ਗਾੰਰੜ੍ਹੇ ਨਹੀਂ ਤੂਪ ਅੰਭਾਦੇ ਤੀਨ ਸੈਂ ਚੌਰਨਵੇ ਗਤ ਸਆਮਤਮ 


ਡਾ ਭਨ #ਤ/ =੯#/ _-754/%ਫਲੂੰ/ 


ਚੱਪਣਾ 
ਸਰਬ ਸਿੰਘ ਰਾਜਾ ਇਕ ਸੋਹੈ। ਸਰਬ ਸਿੰਧੁ ਪੁਰ ਗੜ ਜਿਹ ਕੋ _ਹੈ। 
ਸੀ _ਦਲ ਥੰਭੁ ਸੁਜਾਨ ਪੁਤ੍ਰ ਤਿਹ। ਸੁੰਦਰ ਅਵਰ ਨ ਭਯੋ _ਤੁਲਿ ਜਿਹ। ੧। 


੮ 


ਦੁਸਟ ਸਿੰਘ ਤਾ ਕੌ ਭ੍ਰਾਤਾ ਭਨਿ। _ਦੁਤਿਯ ਚੰਦੂ _ਜਾਨਾ ਸਭ _ਲੋਗਨ। 
ਰੂਪਵਾਨ _ਗੁਨਵਾਨ _ਭਨਿਜੈ। _ਕਵਨ _ਸੁਘਰ ਸਮ _ਤਾਹਿ _ਕਹਿਜੈ। _੨। 


ਸੀ ਸੁਜੁਲਫ ਦੇ ਸਾਹ _ਦੁਲਾਰੀ। ਜਿਹ ਸਮਾਨ ਨਹਿ ਦੇਵ ਕੁਮਾਰੀ। 
ਰਾਜ ਕੁਅਰਿ _ਨਿਰਖਾ ਤਿਹ ਜਬ _ਹੀ। _ਲਗਗੀ ਲਗਨ _ਨਿਗੌਡੀ ਤਬ _ਹੀ। ੩। 


ਚਰਿਤ੍ਰ ਪਾਖਿਆਨ ੫੮੩ 


ਜਦ ਤਕ ਤੁਸੀਂ ਮੰਤਰ ਦਾ ਉਚਾਰਨ _ਕਰਦੇ ਰਹੋਗੇ, ਤਦ ਤਕ ਤੁਸੀਂ ਜਲ ਵਿਚ 
ਨਹੀਂ _ਮਰੋਂਗੇ। _ਜਲ ਤੁਹਾਡੇ ਨੇੜੇ _ਨਹੀਂ ਆਵੇਗਾ _ਅਤੇ ਤੁਹਾਨੂੰ ਚੌਹਾਂ ਪਾਸਿਆਂ ਤੋ ਘੇਰੀ 
ਰਖੋਗਾ।੧੨। 

ਤਦ ਮਿਤਰ ਨੇ ਉਸ ਤੋਂ ਮੰਤਰ ਲਿਆ ਅਤੇ ਗੰਗਾ ਵਿਚ ਚਲਾ _ਗਿਆ। ਉਸ ਦੇ 
ਚੌਹਾਂ ਪਾਸੇ ਜਲ ਰਿਹਾ, ਪਰ ਪਾਣੀ ਆ ਕੇ ਉਸ ਦੇ (ਸ਼ਰੀਰ ਨੂੰ) ਨ _ਲਗਾ।੧੩। 

ਇਸ ਛਲ ਨਾਲ (ਇਸਤਰੀ ਨੇ) ਜਲ ਵਿਚ _ਮਿਤਰ ਨੂੰ ਭੇਜ ਦਿੱਤਾ ਅਤੇ ਮਾਤਾ ਪਿਤਾ 
ਨੂੰ ਕਿਹਾ-- ਹੇ ਪਿਤਾ ਜੀ! ਮੈਂ ਸਵੇਰੇ ਸੁਅੰਬਰ ਕਰਾਂਗੀ ਅਤੇ (ਕੋਈ) ਪਰਮ 'ਪਵਿਤ੍ਰ” ਪੁਰਸ਼ 
ਵਰਾਂਗੀ।੧੪। 

(ਨਾਇਕਾ) ਕਹਿਣ _ਲਗੀ--ਹੇ ਮੇਰੇ ਪਿਤਾ ਜੀ! ਤੁਸੀਂ ਚਲੋ _ਅਤੇ ਸਵੇਰ (“ਸਵਾਰੇ”) 
ਹੋਣ ਤੇ ਗੰਗਾ (ਜਾਨ੍ਹਵੀ) ਦਾ ਮੰਥਨ _ਕਰੋ। _ਉਸ ਵਿਚੋਂ ਜੋ ਕੋਈ ਵੀ ਪੁਰਸ਼ _ਨਿਕਲੇਗਾ, 
ਉਹੀ ਮੇਰਾ ਪਤੀ ਹੋਵੇਗਾ।੧੫। 

(ਇਹ) ਗੱਲ ਸੁਣ ਕੇ ਰਾਜਾ ਪ੍ਰਸੰਨ ਹੋਇਆ। (ਉਸ) ਮੂਰਖ ਨੇ ਸੱਚ ਝੂਠ ਕੁਝ ਨ 
ਸਮਝਿਆ। (ਉਸ ਨੇ) ਪੂਜਾ ਨੂੰ ਇਕੱਠਾ _ਕਰ ਕੇ ਢੋਲ ਨਗਾਰੇ ਵਜਾਏ _ਅਤੇ _ਤੜਕਸਾਰ 


ਗੰਗਾ ਦਾ _ਮੌਥਣ ਕਰਨ ਲਈ ਚਲ _ਪਿਆ।੧੬। 

ਵੱਡੇ ਬ੍ਰਿਛਾਂ ਦੀਆਂ _ਮਧਾਣੀਆਂ _ਧਾਰਨ ਕੀਤੀਆਂ ਅਤੇ ਗੰਗਾ ਵਿਚ ਪਾ ਕੇ ਰਿੜਕਣ 
ਲਗੇ। ਜਦੋ ਜਲ ਨੂੰ ਥੋੜਾ ਜਿੰਨਾ ਹਿਲਾਇਆ, ਤਾਂ ਉਸ ਵਿਚੋਂ ਇਕ ਪੁਰਸ਼ ਨਿਕਲ 
ਅਆਇਆ।੧੭। 

ਉਸ ਸੋਜਨ ਦਾ ਅਪਾਰ ਰੂਪ ਵੇਖ ਕੇ (ਰਾਜ ਕੁਮਾਰੀ ਨੇ) ਉਸ ਰਾਜ ਕੁਮਾਰ ਨੂੰ ਵਰ 
ਲਿਆ। ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨ _ਵਿਚਾਰਿਆ। ਇਸ ਛਲ ਨਾਲ ਇਸਤਰੀ ਨੇ 
ਯਾਰ ਨੂੰ ਵਰ _ਲਿਆ।੧੮। 
ਦੰਹਰਾ 

ਜਿਸ ਤਰ੍ਹਾਂ `ਵਿਸ਼ਣੂ ਨੇ ਸਮੁੰਦਰ ਨੂੰ ਮੌਥ ਕੇ ਲੱਛਮੀ ਨਾਲ ਵਿਆਹ ਕੀਤਾ ਸੀ, ਉਸੇ 
ਤਰ੍ਹਾਂ ਰਾਜ ਕੁਮਾਰੀ ਨੇ ਗੰਗਾ ਨੂੰ _ਮੌਥ ਕੇ ਆਪਣੇ ਯਾਰ ਨਾਲ ਵਿਆਹ ਕਰ _ਲਿਆ।੧੯। 

/ਏਥੋਂ ਗੰ ਗਰੇਤੁੱਪ/ਮਆਨ ਦੇ ਤੁਆ ਗੰਰੇਤ ਦੇ ਮੰਤ ਡੁਪ ਸੰਵਾਦ ਦੇ =੯#ਵੇ' ਗਰੇਤੂ ਦੀ ਸ਼ਮਪਤਨ 

ਆਭਾ ਲਭ _ਹੰ/ _=੯੪/ -੭95੫/ ਚਲਟਾ/ 

ਜੱਪਣਾ 

ਸਰਬ ਸਿੰਧ ਪੁਰ ਨਾਂ ਦਾ ਜੋ ਗੜ੍ਹ ਹੈ (ਉਸ ਉਤੇ) ਸਰਬ ਸਿੰਘ ਨਾਂ ਦਾ ਇਕ ਰਾਜਾ 
ਸੁਸ਼ੋਭਿਤ ਸੀ। ਉਸ ਦਾ ਦਲ ਥੰਭੁ ਨਾਂ ਦਾ ਇਕ ਸੂਝਵਾਨ ਪੁੱਤਰ ਸੀ, ਜਿਸ ਵਰਗਾ ਕੋਈ 
ਹੋਰ ਸੁੰਦਰ ਨਹੀਂ _ਸੀ।੧। 

ਦੁਸਟ ਸਿੰਘ ਉਸ ਦਾ ਭਰਾ ਸੀ, ਜਿਸ ਨੂੰ ਸਾਰੇ ਲੋਕ ਦੂਜਾ _ਚੰਦੂਮਾ _ਸਮਝਦੇ _ਸਨ। 
ਉਹ ਰੂਪਵਾਨ ਅਤੇ _ਗੁਣਵਾਨ ਦਸਿਆ ਜਾਂਦਾ ਸੀ। _ਉਸ ਵਰਗਾ ਸੁਘੜ ਹੋਰ ਕਿਸ ਨੂੰ 
ਕਿਹਾ ਜਾ ਸਕਦਾ _ਸੀ।੨। 

(ਉਥੇ) ਸੁਜ਼ੁਲਫ਼ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ (ਰਹਿੰਦੀ ਸੀ) ਜਿਸ _ਵਰਗੀ 
ਕੋਈ ਦੇਵ ਇਸਤਰੀ ਵੀ ਨਹੀਂ _ਸੀ। ਜਦੋਂ ਉਸ ਨੇ ਰਾਜ ਕੁਮਾਰ ਨੂੰ ਵੇਖਿਆ, ਤਦੋਂ ਹੀ (ਉਸ 
ਨੂੰ) ਭੈੜੀ ਲਗਨ _ਲਗ _ਗਈ।੩। 


੫੮੪ 


ਸੀ _ਦਸਮ-ਗ੍ੰਥ _ਸਾਹਿਬ 


ਹਿਤੂ ਜਾਨਿ _ਸਹਚਰੀ _ਬੁਲਾਈ। _ਭੇਦ _ਭਾਖਿ ਤਿਹ _ਠੌਰ _ਪਠਾਈ। 


ਰਾਜ ਕੁਅਰ ਤਿਹ ਹਾਥ ਨ ਆਯੋ। ਇਹ ਬਿਧਿ ਉਹਿ ਇਹ ਆਨਿ ਸੁਨਾਯੋ। ੪। 


ਸਾਹੁ ਸੁਤਾ ਬਹੁ ਜਤਨ _ਥਕੀ ਕਰਿ। ਗਯੋ _ਨ ਮੀਤ ਕੈਸੇਹੂੰ ਤਿਹ ਘਰ। 
ਬੀਰ _ਹਾਕਿ ਇਕ ਤਹਾ ਪਠਾਯੋ। _ਸੋਤ ਸੇਜ ਤੇ ਗਹਿ _ਪਟਕਾਯੋ। _੫। 


ਟੰਗਰੀ ਭੂਤ _ਕਬੈ ਗਹਿ ਲੇਈ। ਕਬਹੂੰ ਡਾਰਿ ਸੇਜ ਪਰ ਦੇਈ। 
ਅਧਿਕ ਤ੍ਰਾਸ ਦੇ ਤਾਹਿ ਪਛਾਰਾ। ਉਹਿ ਡਰਿ ਜਿਯ ਤੇ ਮਾਰਿ ਨ ਡਾਰਾ। ੬। 


ਰੈਨਿ ਸਿਗਰ ਤਿਹ ਸੋਨ ਨ ਦਿਯੋ। ਨ੍ਰਿਪ ਸੁਤ ਕਹ ਤ੍ਰਾਸਿਤ ਬਹੁ ਕਿਯੋ। 
ਚਲੀ _ਖਬਰਿ ਰਾਜਾ ਪ੍ਰਤਿ ਆਈ। ਭੂਤ ਨਾਸ ਕਰ ਲਏ ਬੁਲਾਈ। ੭। 


ਭੂਤ ਹਤਾ ਇਕ ਮੰਤ੍ਰ _ਉਚਾਰੈ। ਬੀਸ ਮੰਤ੍ਰ ਪੜਿ ਬੀਰ ਪੁਕਾਰੈ। 
ਕਿਸਹੂੰ _ਪਕਰਿ _ਚੀਰਿ ਕਰਿ ਦੇਈ। ਕਾਹੂ _ਪਕਰਿ ਰਾਨ ਤਰ ਲੇਈ। ੮। 


ਜਬ _ਸਭ ਸਕਲ ਮੌਤ ਕਰਿ ਹਾਰੇ। ਤਬ ਇਹ ਬਿਧਿ ਤਨ ਬੀਰ ਪੁਕਾਰੇ। 
ਜੇ ਗੁਰ ਮੋਰ ਇਹਾ ਚਲਿ ਆਵੈ। ਰਾਜ ਕੁਅਰ ਤਬ ਹੀ ਸੁਖ ਪਾਵੈ। ੯। 


ਸੁਨਤ ਬਚਨ ਰਾਜਾ ਪਗ _ਪਰੇ। ਬਹੁ ਉਸਤਤਿ ਕਰਿ _ਬਚਨ _ਉਚਰੇ। 
ਕਹਾ ਤੋਰ ਗੁਰ ਮੋਹਿ ਬਤੈਯੈ। ਜਿਹ ਤਿਹ _ਭਾਤਿ ਤਾਹਿ ਹ੍ਯਾ _ਲ੍ਯੈਯੈ। _੧0। 


ਜਵਨ ਪੁਰਖ _ਕਾ ਨਾਮ _ਬਤਾਯੋ। ਨਾਰਿ _ਤਿਸੀ ਕਾ ਭੇਸ _ਬਨਾਯੋ। 


੨ 


ਨਿਪਹਿ ਨੌਰ _ਭਾਖਤ ਭਯੋ __ਜਹਾ। ਬੈਠੀ ਜਾਹਿ _ਚੰਚਲਾ _ਤਹਾ। _੧੧। 


ਬਚਨ ਸੁਨਤ ਤਹ ਭੂਪ _ਸਿਧਾਰਿਯੋ। _ਤਿਹੀ ਰੂਪ ਤਰ ਪੁਰਖ _ਨਿਹਾਰਿਯੋ। 
ਜਿਹ ਤਿਹ ਬਿਧ ਤਾ ਕੌ ਬਿਰਮਾਯੋ। ਅਪੁਨੇ ਧਾਮ ਤਾਹਿ ਲੈ ਆਯੋ। _੧੨। 
ਰਾਜ _ਕੁਅਰ ਤਾ ਕਹ _ਦਰਸਾਯੋ। _ਬਚਨ ਤਾਹਿ ਇਹ _ਭਾਤਿ ਸੁਨਾਯੋ। 


ਯੌ ਇਹ ਤ੍ਰਿਯ ਪਤਿਬ੍ਰਤਾ ਬਰੈ। ਤਊ ਬਚੈ ਯਹ ਯੌਨ _ਉਬਰੈ। ੧੩। 


ਕਰਤ ਕਰਤ ਬਹੁ ਬਚਨ _ਬਤਾਯੋ। ਸਾਹੁ ਸੁਤਾ ਕੇ ਨਾਮੁ _ਜਤਾਯੋ। 
ਸੋ _ਪਤਿਬੂਤਾ _ਤਾਹਿ _ਬਿਵਾਵਹੁ। ਜੌ _ਨ੍ਰਿਪ _ਸੁਤਹਿ _ਜਿਯਾਯੋ _ਚਾਹਹੁ। _੧੪। 


ਜੌ ਯਹ ਤਾਹਿ ਬ੍ਯਾਹਿ _ਲ੍ਯਾਵੈ। _ਰੈਨਿ ਦਿਵਸ ਤਾ ਸੋ ਲਪਟਾਵੈ। 
ਅਵਰ ਨਾਰਿ ਕੇ ਨਿਕਟ ਨ ਜਾਇ। ਤਬ ਯਹ _ਜਿਯੈ ਕੁਅਰ ਸੁਭ ਕਾਇ। _੧੫। 


ਚਰਿਤ੍ਰ ਪਾਖਿਆਨ ਪ੮੫ 


ਵਲ ਭੇਜ ਦਿੱਤਾ। ਪਰ ਰਾਜ ਕੁਮਾਰ ਉਸ ਦੇ ਕਾਬੂ ਨ ਆਇਆ। ਇਸ ਤਰ੍ਹਾਂ ਉਸ ਨੇ ਸ਼ਾਹ 
ਦੀ ਪੁੱਤਰੀ ਨੂੰ ਆ ਕੇ ਦਸ ਦਿੱਤਾ।੪। 

ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਥਕ ਗਈ, ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ 
ਉਸ ਦੇ ਘਰ ਨ ਗਿਆ। ਉਸ ਨੇ (ਬਵੰਜਾ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾ ਕੇ ਉਥੇ ਭੇਜਿਆ। 
(ਉਸ ਨੇ) ਸੇਜ ਉਤੇ ਸੁਤੇ ਹੋਏ (ਰਾਜ ਕੁਮਾਰ) ਨੂੰ ਪਕੜ ਕੇ ਪਟਕਾ ਮਾਰਿਆ।੫। 
ਕਦੇ ਭੂਤ (ਬੀਰ) ਉਸ ਦੀ ਟੰਗ ਫੜ ਲੈਂਦਾ ਅਤੇ ਕਦੇ ਸੇਜ ਉਤੇ ਸੁਟ ਦਿੰਦਾ। ਉਸ 
ਬਹੁਤ ਭੈ ਭੀਤ ਕਰ ਕੇ ਪਛਾੜਿਆ ਅਤੇ ਉਸ (ਸ਼ਾਹ ਦੀ ਪੁੱਤਰੀ) ਦੇ ਡਰ ਕਰ ਕੇ ਜਾਨੋ 
ਮਾਰਿਆ।੬। 
ਸਾਰੀ ਰਾਤ ਉਸ ਨੂੰ ਸੋਣ ਨ ਦਿੱਤਾ ਅਤੇ ਰਾਜ ਕੁਮਾਰ ਨੂੰ ਬਹੁਤ ਡਰਾਇਆ। (ਇਸ 
ਸਭ _ਦੀ) ਖ਼ਬਰ ਰਾਜੇ ਪਾਸ ਵੀ ਪਹੁੰਚ ਗਈ। ਰਾਜੇ ਨੇ ਭੂਤ (ਦੇ ਪ੍ਰਭਾਵ ਨੂੰ) ਨਸ਼ਟ ਕਰਨ 
ਨੂੰ ਬੁਲਾ _ਲਿਆ।੭। 
ਖਤਮ ਕਰਨ ਵਾਲਾ ਇਕ ਮੰਤਰ ਉਚਾਰਦਾ ਸੀ, ਤਾਂ 'ਬੀਰ' ਵੀਹ ਮੰਤਰ ਪੜ੍ਹ 
ਕਿਸੇ ਨੂੰ ਪਕੜ ਕੇ ਚੀਰ ਦਿੰਦਾ ਸੀ ਅਤੇ ਕਿਸੇ ਨੂੰ ਪਕੜ ਕੇ ਪਟ ਹੇਠਾਂ 


(ਉਸ ਨੇ ਇਕ) ਹਿਤੈਸ਼ਣ ਸਖੀ ਨੂੰ ਬੁਲਾਇਆ ਅਤੇ ਸਾਰਾ ਭੇਦ ਦਸ ਕੇ ਉਸ ਦੀ ਥਾਂ 


੨੧ ॥੨੧੨ 


ਲਿਆ। (ਬੀਰ ਨੇ) ਰਾਜੇ ਨੂੰ `ਜਿਥੇ (ਉਸ ਦਾ ਠਿਕਾਣਾ) ਦਸਿਆ ਸੀ, (ਉਹ) ਇਸਤਰੀ ਉਥੇ 
ਜਾ _ਬੈਠੀ।੧੧। 

ਗੌਲ ਸੁਣ ਕੇ ਰਾਜਾ ਉਥੇ _ਗਿਆ ਅਤੇ _ਉਸ ਸਰੂਪ _ਵਾਲਾ ਪੁਰਸ਼ _ਵੇਖਿਆ। _ਜਿਵੇ' 
ਕਿਵੇਂ ਉਸ ਨੂੰ ਸਮਝਾਇਆ ਅਤੇ ਉਸ ਨੂੰ ਆਪਣੇ _ਘਰ _ਲੈ ਆਇਆ।੧੨। 


ਉਸ ਨੂੰ ਰਾਜ ਕੁਮਾਰ ਵਿਖਾਇਆ ਅਤੇ ਉਸ ਨੂੰ (ਇਸਤਰੀ ਨੇ ਵੇਖ ਕੇ) ਇਸ ਤਰ੍ਹਾਂ 
ਗੌਲ _ਕਹੀ--। ਜੇ ਇਹ (ਕਿਸੇ) ਪਤਿਬੁਤਾ ਇਸਤਰੀ ਨਾਲ ਵਿਆਹ ਕਰੇ, ਤਾਂ ਹੀ ਇਹ 
ਬਚੇਗਾ, _ਉੱਜ (ਇਸ ਦਾ) ਉੱਧਾਰ ਨਹੀਂ _ਹੋ__ਸਕੇਗਾ।੧੩। 

ਬਹੁਤ ਗੱਲਾਂ ਕਰਦਿਆਂ ਕਰਦਿਆਂ (ਇਸਤਰੀ ਨੇ) ਸ਼ਾਹ ਦੀ ਧੀ ਦਾ ਨਾਂ ਦਸਿਆ। 
ਉਹ _ਪਤਿਬੂਤਾ ਹੈ, _ਉਸ _(ਰਾਜ ਕੁਮਾਰ) ਦਾ ਵਿਆਹ ਕਰੋਂ ਜੇ ਤੁਸੀਂ ਰਾਜੇ ਦੇ ਪੁੱਤਰ ਨੂੰ 
ਜੀਵਾਉਣਾ ਚਾਹੁੰਦੇ ਹੋ।੧੪। 

ਜੇ ਇਹ ਉਸ ਨੂੰ ਵਿਆਹ ਲਿਆਵੇ ਅਤੇ ਰਾਤ ਦਿਨ ਉਸ ਨਾਲ ਲਿਪਟਿਆ ਰਹੇ, ਹੋਰ 
ਕਿਸੇ ਇਸਤਰੀ ਦੇ ਨੇੜੇ ਨ ਜਾਵੇ, ਤਦ ਹੀ ਇਹ ਸ਼ੁਭ ਕਾਇਆ ਵਾਲਾ ਰਾਜ ਕੁਮਾਰ ਜੀਉਂਦਾ 
ਰਹਿ _ਸਕੇਂਗਾ।੧੫। 


ਪ੮੬ 


ਸੀ _ਦਸਮ-ਗ੍ੂੰਥ _ਸਾਹਿਬ 


ਯਹੈ ਕਾਰ ਰਾਜਾ ਤੁਮ ਕੀਜੈ। ਅਬ ਹੀ _ਹਮਹਿ ਬਿਦਾ ਕਰਿ _ਦੀਜੈ। 
ਲੈ ਆਗ੍ਯਾ ਤਿਹ ਆਸੂਮ _ਗਈ। _ਧਾਰਤ ਭੇਸ ਨਾਰਿ ਕਾ ਭਈ। _੧੬। 


ਰਾਜ ਸਾਜ ਬ੍ਯਾਹ ਕੌ ਬਨਾਯੋ। _ਸਾਹ ਸੁਤਾ ਹਿਤ ਪੂਤ _ਪਠਾਯੋ। 
ਜਬ ਹੀ ਬ੍ਯਾਹ ਤਵਨ ਸੌ ਭਯੋ। ਤਬ ਹੀ ਤਾਹਿ ਭੂਤ ਤਜਿ ਗਯੋ। ੧੭। 


ਰਾਜ ਕੁਅਰ ਇਹ ਛਲ ਸੌੋ_ਪਾਯੋ। ਭੇਦ ਅਭੇਦ ਨ ਕਿਸੀ ਬਤਾਯੋ। 


ਚੰਚਲਾਨ ਕੇ _ਚਰਿਤ _ਅਪਾਰਾ। _ਚਕ੍ਰਿਤ ਰਹਾ ਕਰਿ ਕਰਿ _ਕਰਤਾਰਾ। ੧੮। ੧। 


/ਏੱਤਾ ਹੀ ਲਾਰਤ੍ਹ  ੫ਖੂਯਾਨੇ ਕਯਾ ਲੰਠਤ੍ਹੇ ਮਹਾਂ ਭੂਪ ਨੰਭਾਦੇ ਤੀਨ ਐਂ ਖਲਾਨਵੇਂ ਲਾਰੇਤ ਨਆਮਤਨਮ 


ਡਾ ਨਭ#' ਡਤ/_=੯੫/ -੭/=੩=/ ਆਫਲੰ/ 


ਚੱਪਣਾ 


ਪ੍ਰਿਥੀ ਸਿੰਘ ਇਕ ਭੂਪ _ਬਖਨਿਯਤ। _ਪਿਰਥੀ ਪੁਰ _ਤਿਹ ਨਗਰ _ਪ੍ਰਮਨਿਯਤ। 


ਲਾਲ ਮਤੀ ਰਾਨੀ _ਤਿਹ_ਸੋਹੈ। ਸੁਰ ਨਰ ਨਾਰਿ _ਭੁਜੰਗਨ ਮੋਹੈ। _੧। 


ਸਿੰਘ ਮੇਦਨੀ ਸੁਤ ਕਾ _ਨਾਮਾ। _ਥਕਿਤ ਰਹਤ ਜਾ ਕੌ _ਲਖਿ ਬਾਮਾ। 


ਅਧਿਕ ਰੂਪ ਤਾ ਕੋ ਬਿਧਿ ਕਰਿਯੋ। ਜਨੁ ਕਰਿ ਕਾਮ ਦੇਵ ਅਵਤਰਿਯੋ। _੨। 


ਚਪਲਾ _ਦੇ ਤਹ ਸਾਹ _ਦੁਲਾਰੀ। ਕਨਕ _ਅਵਟਿ ਸਾਂਚੇ ਜਨੁ _ਢਾਰੀ। 
ਰਾਜ ਪੁਤਰ ਜਬ ਤਾਹਿ _ਨਿਹਾਰਾ। ਨਿਰਖਿ ਤਰੁਨਿ ਹ੍ਹੈ ਗਯੋ _ਮਤਵਾਰਾ। ੩। 


ਏਕ _ਸਹਚ਼ਰੀ ਨਿਕਟਿ _ਬੁਲਾਈ। ਅਮਿਤ _ਦਰਬ _ਦੈ ਤਹਾ ਪਠਾਈ। 
ਜਬ ਤੈ ਚਪਲ ਮਤੀ ਕੌ ਲ੍ਯੈ ਹੈ। ਮੁਖਿ ਮੰਗ ਹੈ ਜੋ ਕਛੁ ਸੋ ਪੈ ਹੈ। ੪। 


ਬਚਨ ਸੁਨਤ _ਸਹਚਰਿ ਤਹ ਗਈ। ਬਹੁ ਬਿਧਿ ਤਾਹਿ ਪੁਬੋਧਤ ਭਈ। 
ਸਾਹ ਸੁਤਾ ਜਬ ਹਾਥ ਨ ਆਈ। ਤਬ ਦੂਤੀ ਇਹ ਘਾਤ _ਬਨਾਈ। ੫। 


ਤਵ ਪਿਤਿ ਧਾਮ ਜੁ ਨਏ ਉਸਾਰੇ। _ਚਲਹੁ ਜਾਇ ਤਿਹ ਲਖੋ _ਸਵਾਰੇ। 
ਯੌ ਕਹਿ ਡਾਰਿ ਡੋਰਿਯਹਿ ਲਿਯੋ। ਪਰਦਨ ਡਾਰਿ ਚਹੂੰ ਦਿਸਿ ਦਿਯੋ। ੬। 


ਇਹ ਛਲ ਸਾਹ ਸੁਤਾ ਡਹਕਾਈ। ਸੰਗ ਲਏ ਨ੍ਰਿਪ ਸੁਤ ਘਰ ਆਈ। 
ਤਹੀ ਆਨਿ _ਪਰਦਾਨ _ਉਘਾਰ। _ਨਾਰਿ _ਲਖਾ__ਤਹ ਰਾਜ _ਕੁਮਾਰਾ। _੭। 


ਤਾਤ ਮਾਤ ਇਹ ਠੌਰ ਨ ਭਾਈ। ਇਨ ਦੂਤੀ ਹੋ _ਆਨਿ ਫਸਾਈ। 
ਰਾਜ ਕੁਅਰ ਜੋ ਮੁਝੈ ਨ ਪੈ ਹੈ। ਨਾਕ ਕਾਨ ਕਟਿ ਲੀਕ ਲਗੈ ਹੈ। ੮। 


ਚਰਿਤ੍ਰ ਪਾਖਿਆਨ ੫੮੭ 


ਹੇ ਰਾਜਨ! ਤੁਸੀਂ ਇਹੀ ਕਾਰਜ _ਕਰੋ ਅਤੇ ਮੈਨੂੰ ਹੁਣੇ ਵਿਦਾ ਕਰ _ਦਿਓ। ਉਹ 
(ਇਸਤਰੀ) ਆਗਿਆ ਲੈ ਕੇ ਆਸ਼ੂਮ ਵਿਚ ਗਈ ਅਤੇ ਇਸਤਰੀ ਦਾ ਭੇਸ ਧਾਰ 
ਿਆ।੧੬। 

ਰਾਜੇ _ਨੇ ਵਿਆਹ _ਦਾ ਸਾਜ ਬਣਾਇਆ ਅਤੇ (ਆਪਣੇ) ਪੁੱਤਰ ਨੂੰ ਸ਼ਾਹ ਦੀ _ਪੁੰਤਰੀ 
(ਨਾਲ ਵਿਆਹ ਕਰਨ) _ਲਈ _ਭੇਜਿਆ। ਜਦੋਂ ਹੀ (ਉਸ ਦਾ) ਉਸ ਨਾਲ ਵਿਆਹ ਹੋਇਆ, 
ਦੋਂ ਉਸ ਨੂੰ ਭੂਤ ਛਡ _ਗਿਆ।੧੭। 
ਸ਼ਾਹ ਦੀ ਪੁੰਤਰੀ ਨੇ) ਇਸ ਛਲ _ਨਾਲ ਰਾਜ ਕੁਮਾਰ ਨੂੰ ਪ੍ਰਾਪਤ ਕੀਤਾ ਅਤੇ 
ਭੇਦ ਅਭੇਦ ਕਿਸੇ ਨੂੰ ਨ ਦਸਿਆ। ਇਸਤਰੀਆਂ ਦੇ ਚਰਿਤ੍ਰ ਅਪਾਰ ਹਨ, (ਜਿਨ੍ਹਾਂ ਨੂੰ) ਸਿਰਜ 
ਸਿਰਜ ਕੇ _ਵਿਧਾਤਾ ਵੀ ਹੈਰਾਨ ਹੋ_ ਰਿਹਾ ਹੈ।੧੮। 

ਏਥੋਂ ਗੀ ਗੰਰੇਤੁੰਪ/ਸਆਨ ਦੇ ਤਆ ਗੰਰੇਤ ਦੇ ਮੰਤ ਭੂਪ ਸੰਵਾਦ ਦੇ ੩੯੫੬ ਗਰੇੜਹ ਦੀ ਸਆਘਤਨ 

ਭਾ ਡ੍ਭ ਹੈ/ _=੯੫/ -੭9=੩=/ _ਚਲਟਾ/ 
ਜੱਪਣਾ 

ਪ੍੍‌ਥੀ ਸਿੰਘ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ। ਉਸ ਦੇ ਨਗਰ ਦਾ ਨਾਂ ਪ੍ਰਿਥੀ 
ਪੁਰ ਸੀ। ਉਸ ਦੀ ਰਾਣੀ ਦਾ ਨਾਂ ਲਾਲ ਮਤੀ ਸ਼ੋਭਦਾ ਸੀ (ਜਿਸ ਨੂੰ ਵੇਖ ਕੇ) ਦੇਵਤੇ, ਮਰਦ, 
ਇਸਤਰੀਆਂ ਅਤੇ _ਨਾਗ-ਕੁਮਾਰੀਆਂ ਮੋਹਿਤ ਹੋ ਜਾਂਦੀਆਂ _ਸਨ।੧। 

(ਉਸ ਦੇ) ਪੁੱਤਰ ਦਾ ਨਾਮ ਮੇਦਨੀ ਸਿੰਘ ਸੀ ਜਿਸ ਨੂੰ ਵੇਖ ਕੇ ਇਸਤਰੀਆਂ ਸ਼ਿਥਲ 
ਹੋ ਜਾਂਦੀਆਂ _ਸਨ। _ਵਿਧਾਤਾ ਨੇ _ਉਸ ਨੂੰ (ਕੁਝ) ਜ਼ਿਆਦਾ ਹੀ _ਰੂਪਵਾਨ ਬਣਾਇਆ _ਸੀ। 
(ਇੰਜ ਲਗਦਾ ਸੀ) ਮਾਨੋ ਕਾਮ _ਦੇਵ ਹੀ ਅਵਤਰਿਤ ਹੋਇਆ ਹੋਵੇ।੨। 

(ਉਥੇ) ਚਪਲਾ ਦੇ (ਦੇਈ) ਨਾਂ ਦੀ ਸ਼ਾਹ ਦੀ _ਪੁੰਤਰੀ ਸੀ। ਮਾਨੋ ਸੋਨੇ ਨੂੰ ਪੰਘਾਰ ਕੇ 
ਸਚੇ ਵਿਚ ਢਾਲੀ ਹੋਵੇ। ਰਾਜ ਕੁਮਾਰ ਨੇ ਜਦ ਉਸ ਨੂੰ ਵੇਖਿਆ, ਤਾਂ ਮੁਟਿਆਰ ਨੂੰ ਵੇਖ ਕੇ 
ਮਤਵਾਲਾ ਹੋ _ਗਿਆ।੩। 

ਉਸ ਨੇ ਇਕ ਦਾਸੀ ਨੂੰ ਕੋਲ ਬੁਲਾਇਆ। (ਉਸ ਨੂੰ) ਬੇਹਿਸਾਬ ਧਨ ਦੇ 
ਭੇਜਿਆ। (ਅਤੇ _ਕਿਹਾ--) ਜਦ ਤੂੰ ਚਪਲ ਮਤੀ ਨੂੰ ਲੈ ਕੇ ਆਵੇਂਗੀ, (ਤਦ) ਜੋ 
ਮੂਹੋਂ _ਮੰਗੇਂਗੀ, ਉਹੀ ਪ੍ਰਾਪਤ _ਕਰੇ'ਗੀ।੪। 

(ਰਾਜ ਕੁਮਾਰ ਦਾ) ਬਚਨ ਸੁਣ ਕੇ ਦਾਸੀ ਉਥੇ ਗਈ ਅਤੇ ਉਸ ਨੂੰ ਬਹੁਤ ਤਰ੍ਹਾਂ 
ਨਾਲ ਸਮਝਾਉਣ _ਲਗੀ। _ਜਦ ਸ਼ਾਹ ਦੀ ਪੁੱਤਰੀ ਕਾਬੂ ਨ ਆਈ, ਤਦ ਦੂਤੀ ਨੇ ਇਹ 
ਵਰਤਿਆ।੫। 

(ਕਹਿਣ ਲਗੀ--) ਤੇਰੇ ਪਿਤਾ ਨੇ ਜੋ ਨਵੇਂ ਮਹੌਲ ਉਸਾਰੇ ਹਨ, ਚਲੋ ਅਤੇ ਜਾ ਕੇ 
ਉਨ੍ਹਾਂ ਨੂੰ ਚੰਗੀ ਤਰ੍ਹਾਂ ਵੇਖੋ। ਇਹ ਕਹਿ ਕੇ (ਉਸ ਸ਼ਾਹ-ਪੁੱਤਰੀ ਨੂੰ) ਡੋਲੀ (ਪਾਲਕੀ) ਵਿਚ 
ਬਿਠਾ ਲਿਆ ਅਤੇ ਚੌਹਾਂ ਪਾਸੇ _ਪਰਦੇ _ਕਰ _ਦਿੱਤੇ।੬। 

ਇਸ ਛਲ ਨਾਲ ਸ਼ਾਹ ਦੀ ਪੁੱਤਰੀ ਨੂੰ ਭਰਮਾ ਲਿਆ ਅਤੇ ਨਾਲ ਲੈ ਕੇ ਰਾਜ ਕੁਮਾਰ 
ਦੇ ਘਰ ਆ ਗਈ। ਉਥੇ ਆ ਕੇ ਪਰਦਿਆਂ ਨੂੰ ਚੁਕਿਆ (ਤਦ) ਇਸਤਰੀ ਨੇ ਉਸ ਰਾਜ 
ਕੁਮਾਰ ਨੂੰ ਵੇਖਿਆ।੭। 

(ਸੋਚਣ ਲਗੀ ਕਿ--) ਇਥੇ ਨ ਮੇਰੀ ਮਾਤਾ, ਪਿਤਾ ਜਾਂ ਭਰਾ (ਕੋਈ ਵੀ) ਨਹੀਂ ਹੈ। 
ਇਸ ਦੂਤੀ ਨੇ (ਮੈਨੂੰ) ਲਿਆ ਕੇ ਫਸਾ ਦਿੱਤਾ ਹੈ। ਜੇ ਹੁਣ ਮੈਨੂੰ ਰਾਜ ਕੁਮਾਰ ਪ੍ਰਾਪਤ ਨਹੀਂ 
ਕਰ ਸਕੇਗਾ, ਤਾਂ (ਮੇਰਾ) ਨੱਕ ਅਤੇ ਕੰਨ ਕਟ ਕੇ ਲੀਕ ਲਗਾ _ਦੇਏਗਾ।੮। 


੫੮੮ 


ਸੀ _ਦਸਮ-ਗ੍ਰੰਥ _ਸਾਹਿਬ 


ਹਾਇ ਹਾਇ ਕਰਿ ਗਿਰੀ ਧਰਨਿ ਪਰ। ਕਟੀ ਕਹਾ ਕਰ ਯਾਹਿ ਬਿਛੂ `ਬਰ। 
ਧ੍ਰਿਗਿ ਬਿਧਿ ਕੋ ਮੋ ਸੌ ਕਸ ਕੀਯਾ। ਰਾਜ ਕੁਅਰ ਨਹਿ ਭੇਟਨ ਦੀਯਾ। ੯। 


ਅਬ ਮੈ ਨਿਜੁ ਘਰ ਕੌ ਫਿਰਿ ਜੈ ਹੈ। ਦੈ ਦਿਨ ਕੌ ਤੁਮਰੇ ਫਿਰਿ ਐ ਹੋ। 
ਰਾਜ ਪੁਤ੍ਰ ਲਖਿ ਕ੍ਰਿਯਾ ਨ ਲਈ। ਇਹ ਛਲ ਮੂੰਡ ਮੂੰਡ ਤਿਹ ਗਈ। ੧0। ੧। 


/ਏੱਤਾ ਨੀ ਲਾਰਤ੍ਹ _੫ਖੂਯਾਨੇ ਡ੍ਰ੍‌ਯਾ ਗਾਰ ਅੰਤ ਭੂਪ ਨੰਝਾਏੇ ਤੀਨ ਸੌ /ਡਿਆਨਵੇਂ ਲਾਰੇ ਨਆਮਤਨ 
ਡਤ ਨਭ# ਸ੍ਤ/ =੯੬/ -੭%8=/ ਅ%ਠਲੁੰ/ 
ਚੱਪਾਣ 
ਸਗਰ ਦੇਸ _ਸੁਨਿਯਤ ਹੈ _ਜਹਾ। ਸਗਰ ਸੈਨ ਰਾਜਾ ਇਕ _ਤਹਾ। 
ਸਗਰ ਦੇਇ ਤਿਹ ਸੁਤਾ ਭਨਿਜੈ। ਚੰਦ ਸੂਰ ਲਖਿ ਤਾਹਿ ਜੁ ਲਜੈ। ੧। 


ਗਜਨੀ ਰਾਇ ਤਵਨ ਜਹ _ਲਹਿਯੋ। _ਮਨ ਕ੍ਰਮ ਬਚਨ _ਕੁਅਰਿ ਅਸ ਕਹਿਯੋ। 
ਐਸੋ ਫੈਲ ਏਕ ਦਿਨ ਪੈਯੈ। ਜਨਮ ਜਨਮ ਪਲ ਪਲ ਬਲਿ _ਜੈਯੈ। ੨। 


ਸਖੀ ਏਕ _ਤਿਹ ਤੀਰ ਪਠਾਇ। ਜਿਹ ਤਿਹ ਬਿਧਿ ਕਰਿ _ਲਿਯਾ ਬੁਲਾਇ। 
ਅਪਨ ਸੇਜ ਪਰ ਤਿਹ ਬੈਠਾਰਾ। ਕਾਮ ਭੋਗ ਕਾ ਰਚਾ _ਅਖਾਰਾ। _੩। 


ਬੈਠ ਸੇਜ ਪਰ ਦੋਇ ਕਲੋਲਹਿ। ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ। 
ਭਾਤਿ ਭਾਤਿ ਤਨ ਕਰਤ _ਬਿਲਾਸਾ। _ਤਾਤ ਮਾਤ ਕੋ ਤਜਿ _ਕਰ ਤ੍ਰਾਸਾ। ੪। 


ਪੋਸਤ _ਭਾਂਗ ਅਫੀਮ _ਮੰਗਾਵਹਿ। ਏਕ _ਖਾਟ ਪਰ _ਬੈਠ _ਚੜਾਵਹਿ। 
ਤਰੂਨ ਤਰੁਨਿ ਉਰ ਸੋ ਉਰਝਾਈ। ਰਸਿ ਰਸਿ ਕਸਿ ਕਸਿ ਭੋਗ ਕਮਾਈ। ੫। 


ਰਾਨੀ ਸਹਿਤ ਪਿਤਾ ਤਾ ਕੌ _ਬਰ। ਆਵਤ ਭਯੋ _ਦੁਹਿਤਾਹੂੰ ਕੇ _ਘਰ। 

ਅਵਰ _ਘਾਤ _ਤਿਹ ਹਾਥ ਨ ਆਈ। _ਤਾਤ ਮਾਤ _ਹਨਿ ਦਏ ਦਬਾਈ। ੬। 
ਨਿਜੁ _ਆਲੈ ਕਹ _ਆਗਿ _ਲਗਾਇ। ਰੋਇ ਉਠੀ ਨਿਜੁ ਪਿਯਹਿ _ਦੁਰਾਇ। 
ਅਨਲ _ਲਗਤ _ਦਾਰੂ _ਕਹ __ਭਈ। ਰਾਨੀ ਰਾਵ ਸਹਿਤ ਉਡ _ਗਈ। _੭। 


ਅਵਰ ਪੁਰਖ ਕਛੂ _ਭੇਦ ਨ ਭਾਯੋ। ਕਹਾ _ਚੰਚਲਾ ਕਾਜ _ਕਮਾਯੋ। 
ਅਪਨ ਰਾਜ ਦੇਸ ਕਾ ਕਰਾ। ਬਹੁਰਿ ਸੁਯੰਬਰ ਸੌ ਤਿਹ ਬਰਾ। ੮। ੧। 


/ਏੱਤਾ ਹੀ ਲਾਰਤੂ ੫ਖੂਯਾਨੇ /ਤਰ੍‌ਯਾ ਗਾਠਤੋ ਅਤ ਭੂਪ ਸੰਝਾਦੇ ਤਨ ਸੌ ਸਤਾਨਵੇਂ ਗਾਰ ਸਆਖਤਮਆ 
ਡਾ ਤ਼ੜਮਆ ਸ੍ਤ/ =੨੯੭/ -6/45/ %ਫਹੀੰ/ 


ਚਰਿਤ੍ਰ ਪਾਖਿਆਨ ੫੮੯ 


(ਉਹ) “ਹਾਇ ਹਾਇ” ਕਰਦੀ ਧਰਤੀ ਉਤੇ ਡਿਗ ਪਈ ਅਤੇ ਕਹਿਣ ਲਗੀ ਕਿ ਮੈਨੂੰ 
ਬਿਛੂ ਨੇ ਕਟ ਲਿਆ ਹੈ। ਧਿੱਕਾਰ ਹੈ ਕਿ ਮੇਰੇ ਨਾਲ ਵਿਧਾਤਾ ਨੇ ਕੀ (ਜ਼ੁਲਮ) ਕੀਤਾ ਹੈ ਕਿ 
(ਸੈਨੂੰ) ਅਜ ਰਾਜ ਕੁਮਾਰ ਨੂੰ ਮਿਲਣ ਤਕ ਨਹੀਂ ਦਿੱਤਾ।੯। 

ਹੁਣ ਮੈਂ ਆਪਣੇ ਘਰ ਨੂੰ _ਪਰਤਦੀ ਹਾਂ ਅਤੇ ਦੋ ਕੁ ਦਿਨਾਂ ਬਾਦ ਤੁਹਾਡੇ ਕੋਲ 
ਆਵਾਂਗੀ। _ਰਾਜ ਕੁਮਾਰ ਉਸ ਦੇ ਚਰਿਤ੍ਰ ਨੂੰ ਨ __ਸਮਝਿਆ। ਇਸ ਛਲ ਨਾਲ (ਉਹ) ਉਸ 
ਦਾ ਸਿਰ ਮੁੰਨ ਕੇ ਚਲੀ ਗਈ _(ਅਰਥਾਤ[| ਛਲ _ਕੇ _ਚਲੀ _ਗਈ)।੧0। 

/ਟਥੇਂ ਗੰ ਗਰੇਤੁੰਪ/ਮਆਨ ਦੇ ਤੁਆ ਗੰਰੇਤ ਦੇ ਮੰਤ ਡੁਪ ਸੰਵਾਦ ਦੇ =੯੬ਵੇ' ਗਰੇੜ੍ਹ ਦੀ ਸਮਘਤਨੀ 

ਭਾ ਲਭ _ਹੰ/ _=੯੬/ -੭6੪=/ ਚਲਦਾ? 
ਚੱਪਾਣ 

ਜਿਥੇ ਸਗਰ ਨਾਂ ਦਾ ਦੇਸ਼ ਸੁਣੀਂਦਾ ਸੀ, ਉਥੇ ਸਗਰ ਸੈਨ 
ਉਸ ਦੀ ਪੁੰਤਰੀ ਦਾ ਨਾਂ ਸਗਰ ਦੇਈ ਕਿਹਾ ਜਾਂਦਾ ਸੀ। ਉਸ 
ਚੰਦੂਮਾ _ਵੀ _ਸ਼ਰਮਾਉਂਦੇ _ਸਨ।੧। 

ਉਸ ਨੇ ਜਦ ਗਜ਼ਨੀ ਰਾਇ ਨੂੰ ਵੇਖਿਆ (ਤਦ) ਮਨ, ਬਚਨ ਅਤੇ ਕਰਮ ਕਰ ਕੇ 
ਕੁੰਵਰੀ ਨੇ _ਕਿਹਾ-- ਜੇ ਅਜਿਹਾ ਸੁੰਦਰ ਫੈਲ ਇਕ ਦਿਨ ਲਈ ਹੀ ਪ੍ਰਾਪਤ ਕਰ ਲਵਾਂ, ਤਾਂ 
ਜਨਮ _ਜਨਮਾਂਤਰਾਂ ਤਕ _ਪਲ _ਪਲ (ਇਸ _ਉਪਰੋ) _ਬਲਿਹਾਰ _ਜਾਵਾਂ।੨। 

(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ ਅਤੇ ਜਿਵੇਂ ਕਿਵੇਂ ਕਰ ਕੇ (ਉਸ ਨੂੰ) 
ਬੁਲਾ ਲਿਆ। ਉਸ ਨੂੰ ਆਪਣੀ ਸੇਜ _ਉਤੇ ਬਿਠਾਇਆ ਅਤੇ (ਸੇਜ ਨੂੰ) _ਕਾਮ-ਕ੍ਰੀੜਾ ਦਾ 
ਅਖਾੜਾ _ਬਣਾ ਦਿੱਤਾ।੩। 

ਸੇਜ _ਉਤੇ ਬੈਠ ਕੇ ਦੋਵੇਂ ਕਲੋਲਾਂ _ਕਰਦੇ ਅਤੇ _ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ 
ਕਰਦੇ। _ਮਾਤਾ ਪਿਤਾ ਦਾ ਡਰ ਤਿਆਗ ਕੇ _(ਉਹ) ਭਾਂਤ ਭਾਂਤ ਦਾ _ਵਿਲਾਸ _ਕਰਦੇ।੪। 


(ਉਹ) ਪੋਸਤ, ਭੰਗ ਅਤੇ ਅਫ਼ੀਮ _ਮੰਗਵਾਉਂਦੇ ਅਤੇ ਇਕ ਮੰਜੇ ਉਤੇ ਬੈਠ ਕੇ ਸੇਵਨ 
ਕਰਦੇ। ਨਾਇਕ ਨਾਇਕਾ (ਇਕ ਦੂਜੇ _ਦੀ) ਛਾਤੀ ਨਾਲ ਲਗ _ਗਏ ਅਤੇ ਰਸ ਪੂਰਵਕ ਕਸ 
ਕਸ ਕੇ ਭੋਗ ਕਰਨ ਲਗੇ।੫। 

ਰਾਣੀ ਸਮੇਤ ਉਸ ਦਾ ਪਿਤਾ ਪੁੰਤਰੀ ਦੇ ਘਰ ਆ ਗਏ। (ਰਾਜ ਕੁਮਾਰੀ ਨੂੰ) ਕੋਈ 
ਹੋਰ ਦਾਓ ਨ ਸੁਝਿਆ ਅਤੇ ਮਾਤਾ ਪਿਤਾ ਨੂੰ ਮਾਰ ਕੇ ਦਬਾ _ਦਿੱਤਾ।੬। 


ਆਪਣੇ _ਘਰ_ ਨੂੰ ਅੱਗ _ਲਗਾ ਦਿੱਤੀ ਅਤੇ ਆਪਣੇ ਯਾਰ ਨੂੰ ਲੁਕਾ ਕੇ ਰੋਣ ਲਗ 
ਗਈ। (ਕਹਿਣ _ਲਗੀ--) ਬਾਰੂਦ ਨੂੰ _ਔਗ _('ਅਨਲ”) ਲਗ ਗਈ _ਅਤੇ ਰਾਣੀ ਰਾਜੇ _ਸਮੇਤ 
ਉਡ ਗਈ।੭। 

ਹੋਰ ਕਿਸੇ ਪੁਰਸ਼ ਨੇ ਭੇਦ ਨ ਪਾਇਆ ਕਿ ਇਸਤਰੀ ਨੇ ਕੀ ਚਰਿਤ੍ਰ ਖੇਡਿਆ ਹੈ। 
ਆਪ _ਆਪਣੇ ਦੇਸ਼ ਦਾ ਰਾਜ _ਕਰਨ _ਲਗੀ ਅਤੇ ਫਿਰ _ਸੁਅੰਬਰ ਰਾਹੀਂ ਉਸ (ਪ੍ਰੀਤਮ) ਨੂੰ 
ਵਰ ਲਿਆ।੮। 

/ਏਥੇਂ ਸਰੀ ਗੰਰੇਤੁੱਪ/ਸਆਨ ਦੇ ਤੀਆ ਗਰੇਤੂ ਦੇ ਮੰਤ ਭੂਪ ਸੰਵਾਦ ਦੇ ੩੯੭ਵੇ ਗਰੇਤੂ ਦੀ ਗ਼ਆਪਤਨ 

ਆਭਾ ਲਭ _ਹੀ/ _=੯੭/ -੭%੪5/ ਚਲਦਾ? 


0੭੨ 2. 


੫੮੯0 


ਸੀ _ਦਸਮ-ਗ੍ਰੰਥ _ਸਾਹਿਬ 


ਚੱਪਣਾ 
ਪਲਵਲ ਦੇਸ ਹੁਤਾ ਇਕ _ਰਾਜਾ। ਜਿਹ ਸਮਾਨ ਬਿਧਿ ਅਵਰ ਨ ਸਾਜਾ। 
ਤੜਿਤਾ ਦੇ ਤਿਹ ਨਾਰਿ ਭਨਿਜੈ। ਚੰਦੂ ਸੂਰ ਜਿਹ ਸਮ ਨ ਕਹਿਜੈ। ੧। 


ਅਲਿਕ੍ਰਿਤ ਦੇ ਤਿਹ ਸੁਤਾ _ਬਖਨਿਯਤ। _ਅਮਿਤ ਰੂਪ ਵਾ ਕੇ _ਪਹਿਚਨਿਯਤ। 
ਤਿਹ ਠਾ ਇਕ ਸੌਦਾਗਰ ਆਯੋ। ਜਿਹ ਸਮ ਬਿਧਿ ਦੂਜੋ ਨ ਬਨਾਯੋ। ੨। 


ਰਾਜ ਕੁਅਰਿ ਤਾ ਕੇ ਲਖਿ ਅੰਗਾ। ਮਨ ਕਮ ਬਚ _ਰੀਝੀ ਸਰਬੰਗਾ। 
ਪਠੈ _ਸਹਚਰੀ _ਲੀਅਸਿ _ਬੁਲਾਇ। _ਕਹਤ _ਭਈ _ਬਤਿਯਾ _ਮੁਸਕਾਇ। _੩। 


ਅਧਿਕ ਭੋਗ ਤਿਹ ਸਾਥ _ਮਚਾਯੋ। _ਭਾਤ _ਭਾਤਿ ਰਸ ਕੇਲ ਕਮਾਯੋ। 
ਚੁੰਬਨ ਔਰ _ਅਲਿੰਗਨ _ਲੀਨੋ। _ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ। ੪। 
ਜਬ _ਤ੍ਰਿਯ ਚਿਤ ਤਵਨੈ ਹਰ ਲਿਯੋ। ਤਬ ਅਸ ਚਰਿਤ _ਚੰਚਲਾ _ਕਿਯੋ। 
ਤਾਤ ਮਾਤ ਦੋਇ ਬੋਲਿ ਪਠਾਏ। ਇਹ ਬਿਧਿ ਤਿਨ ਸੋ ਬਚਨ ਸੁਨਾਏ। ੫। 


ਮੈ ਅਬ ਲਗਿ ਨਹਿ ਤੀਰਥ ਅਨ੍ਹਾਈ। ਅਬ ਤੀਰਥ ਕਰਿ ਹੋ ਤਹ ਜਾਈ। 
ਜੋ ਆਇਸ ਤੁਮ ਤੇ ਮੈ ਪਾਊ। ਤੀਰਥ ਨ੍ਹਾਇ ਸਕਲ ਫਿਰਿ ਆਊ। ੬। 


ਪਤਿ ਕੁਰੂਪ ਹਮ ਕਹ ਤੁਮ ਦਿਯੋ। ਤਾ ਤੇ ਮੈ ਉਪਾਇ ਇਮਿ ਕਿਯੋ। 
ਜੋ ਮੁਰ ਪਤਿ ਸਭ ਤੀਰਥ ਅਨੂਹੈਹੈ। ਸੁੰਦਰ ਅਧਿਕ ਕਾਇ ਹ੍ਹੈ ਜੈਹੈ। ੭। 


ਲੈ _ਆਗ੍ਯਾ _ਪਤਿ ਸਹਿਤ _ਸਿਧਾਈ। _ਭਾਤ _ਭਾਤ _ਤੀਰਥਨ _ਅਨ੍ਹਾਈ। 
ਘਾਤ ਪਾਇ ਕਰਿ ਨਾਥ ਸੰਘਾਰਾ। ਤਾ ਕੀ _ਨੌਰ ਮਿਤ੍ਰ ਬੈਠਾਰਾ। ੮। 


ਅਪਨੇ ਧਾਮ ਬਹੁਰਿ ਫਿਰਿ ਆਈ। ਮਾਤ _ਪਿਤਹਿ ਇਹ _ਭਾਤਿ ਜਤਾਈ। 
ਮੁਰ ਪਤਿ ਅਤਿ ਤੀਰਥਨ ਅਨ੍ਹਯੋ। ਤਾ ਤੇ ਬਪੁ ਸੁੰਦਰ ਹ੍ਹੈ ਗਯੋ। ੯। 


ਭਾਤਿ _ਭਾਤਿ ਹਮ ਤੀਰਥ _ਅਨ੍ਹਾਏ। ਅਨਿਕ _ਬਿਧਵ ਤਨ _ਬਿਪੂਹ _ਜਿਵਾਏ। 
ਤਾ ਤੇ ਦੈਵ ਆਪੁ ਬਰ ਦਿਯੋ। ਮਮ ਪਤਿ ਕੋ ਸੁੰਦਰ ਬਪੁ _ਕਿਯੋ। _੧0। 


ਯਹ ਕਾਹੂ ਨਰ ਬਾਤ ਨ _ਪਾਈ। ਕਹਾ ਕਰਮ ਕਰਿ ਕੈ ਤ੍ਰਿਯ ਆਈ। 
ਤੀਰਥ _ਮਹਾਤਮ _ਸਭਹੂੰ _ਜਾਨ੍ਯੋ। _ਭੇਦ _ਅਭੇਦ _ਨ ਕਿਨੂੰ _ਪਛਾਨ੍ਯੋ। _੧੧। _੧। 


/ੱਤਾ ਨੀ ਲਾਰਤ੍ਹ ਪਖੂਯਾਨੋ ਯਾ ਗਾੰਰਤੋ ਅੰ ਭੂਪ ਸੱਠਾਦੇ ਤਨ ਸੌਂ ਅਠਾਨਵੇ_ਲਾਠਤਹ ਆਤਮ 


ਡਾ ਨਭ# ਸ੍ਤ/ =੩੯੮/ -%੬੨/ ਅਫਨੰ/ 


ਚਰਿਤ੍ਰ ਪਾਖਿਆਨ ੫੯੧ 


ਜੱਪਣਾ 

ਪਲਵਲ _ਦੇਸ _ਵਿਚ ਇਕ ਰਾਜਾ ਹੁੰਦਾ ਸੀ, ਜਿਸ ਵਰਗਾ _ਵਿਧਾਤਾ ਨੇ ਕੋਈ ਹੋਰ 
ਨਹੀਂ ਸਾਜਿਆ _ਸੀ। _ਤੜਿਤਾ ਦੇ (ਦੇਈ) ਉਸ ਦੀ ਇਸਤਰੀ _ਦਸੀਂਦੀ ਸੀ, ਜਿਸ ਵਰਗਾ 
ਸੂਰਜ ਅਤੇ ਚੰਦੂਮਾ ਵੀ ਨਹੀਂ ਕਿਹਾ ਜਾਂਦਾ _ਸੀ।੧। 

ਉਸ ਦੀ ਪੁੰਤਰੀ ਦਾ ਨਾਂ ਅਲਿਕ੍ਰਿਤ ਦੇ (ਦੇਈ) ਕਿਹਾ ਜਾਂਦਾ ਸੀ। ਉਸ ਦਾ ਰੂਪ 
ਬਹੁਤ ਅਧਿਕ ਸੁੰਦਰ ਸੀ। ਉਸ ਥਾਂ ਤੇ ਇਕ ਸੌਦਾਗਰ ਆਇਆ, ਜਿਸ ਵਰਗਾ ਵਿਧਾਤਾ ਨੇ 
ਦੂਜਾ ਨਹੀਂ _ਬਣਾਇਆ।੨। 

ਰਾਜ ਕੁਮਾਰੀ ਉਸ ਦੇ ਸ਼ਰੀਰ ਨੂੰ ਵੇਖ ਕੇ ਮਨ, ਬਚ ਅਤੇ ਕਰਮ ਕਰ ਕੇ (ਉਸ) ਉਤੇ 
ਸਭ ਤਰ੍ਹਾਂ ਨਾਲ ਰੀਝ _ਪਈ। (ਆਪਣੀ) ਸਖੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਹਸ ਕੇ 
ਗੱਲਾਂ ਕਰਨ _ਲਗੀ।੩। 

ਉਸ ਨਾਲ (ਉਸ ਨੇ) ਬਹੁਤ _ਰਤੀ-ਕ੍ਰੀੜਾ ਕੀਤੀ ਅਤੇ ਭਾਂਤ ਭਾਂਤ ਦੀ _ਕੇਲਿ ਰਚਾਈ। 
ਚੁੰਬਨ _ਅਤੇ _ਆਲਿੰਗਨ ਲਏ ਅਤੇ ਅਨੇਕ ਤਰ੍ਹਾਂ _ਨਾਲ ਇਸਤਰੀ _ਨੂੰ ਸੁਖ _ਦਿੱਤਾ।੪। 


ਜਦ ਉਸ (ਸੋਦਾਗਰ) ਨੇ ਇਸਤਰੀ ਦਾ ਚਿਤ ਚੁਰਾ ਲਿਆ, ਤਦ ਇਸਤਰੀ ਨੇ ਇਸ 
ਤਰ੍ਹਾਂ ਦਾ ਚਰਿਤ੍ਰ _ਕੀਤਾ। ਉਸ ਨੇ (ਆਪਣੇ) ਮਾਤਾ ਪਿਤਾ ਦੋਹਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ 
ਨੂੰ ਇਸ ਤਰ੍ਹਾਂ ਬਚਨ _ਕਹੇ।੫। 

ਮੈਂ ਹੁਣ ਤਕ ਤੀਰਥ ਇਸ਼ਨਾਨ ਨਹੀਂ ਕੀਤਾ, ਹੁਣ ਮੈਂ ਤੀਰਥਾਂ ਉਤੇ ਜਾ ਕੇ (ਇਸ਼ਨਾਨ) 
ਕਰਾਂਗੀ। ਜੇ ਮੈ ਤੁਹਾਡੇ ਤੋ ਆਗਿਆ ਪ੍ਰਾਪਤ ਕਰ ਲਵਾਂ, ਤਾਂ ਸਾਰਿਆਂ ਤੀਰਥਾਂ ਉਤੇ 
ਇਸ਼ਨਾਨ ਕਰ ਕੇ ਪਰਤ _ਆਵਾਂਗੀ।੬। 

ਤੁਸੀਂ ਮੈਨੂੰ ਕੁਰੂਪ ਪਤੀ ਦਿੱਤਾ ਹੈ। ਇਸ ਲਈ ਮੈਂ ਇਹ ਉਪਾ ਕੀਤਾ _ਹੈ। ਜੇ ਮੇਰਾ 
ਪਤੀ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰੇਗਾ ਤਾਂ ਉਸ ਦੀ । 
ਜਾਵੇਗੀ।੭। 

(ਉਹ ਰਾਜ ਕੁਮਾਰੀ) ਆਗਿਆ ਲੈ ਕੇ 
ਤੀਰਥਾਂ _ਉਤੇ ਇਸ਼ਨਾਨ _ਕੀਤਾ। ਮੌਕਾ ਤਾੜ ਕੇ ਨੂ 
(ਆਪਣੇ) ਯਾਰ ਨੂੰ ਬਿਠਾ _ਲਿਆ।੮। 

ਫਿਰ ਆਪਣੇ ਘਰ ਪਰਤ ਆਈ ਅਤੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਿਹਾ--। ਮੇਰੇ 
ਪਤੀ ਨੇ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ। ਇਸ ਲਈ (ਉਸ 
ਗਿਆ ਹੈ।੯। 


ਭੋਜਨ ਕਰਵਾਇਆ ਹੈ। ਇਸ ਕਰ ਕੇ ਦੈਵ ਨੇ ਆਪ ਵਰ ਦਿੱਤਾ ਅਤੇ ਮੇਰੇ ਪਤੀ ਦਾ ਸ਼ਰੀਰ 
ਸੁੰਦਰ ਕਰ ਦਿੱਤਾ।੧0। 

ਕਿਸੇ ਬੰਦੇ ਨੇ ਇਸ ਗੱਲ (ਦਾ ਭੇਦ) ਨਹੀਂ ਪਾਇਆ ਕਿ ਇਸਤਰੀ ਕੀ ਕਰਮ ਕਰ ਕੇ 
ਆਈ ਹੈ। ਸਭ _ਨੇ (ਇਸ ਪਰਿਵਰਤਨ ਨੂੰ) ਤੀਰਥ _ਦਾ _ਮਹਾਤਮ ਸਮਝਿਆ ਅਤੇ ਭੇਦ 
ਅਭੇਦ ਨੂੰ ਕਿਸੇ ਨੇ ਨ __ਸਮਝਿਆ।੧੧। 


/ਏਥੋਂ ਨੰ ਲਾਠਤੁੱਪ/ਕਆਨ ਦੇ ਤੁੰਆ ਗਾਰੜ੍ ਦੇ ਮੰਡੀ ਭੂਖ ਸੰਵਾਦ ਦੇ =੯੮ਵੇ' ਲਾਰਤ੍ਹ ਟੀ ਸਸਤੀ 
ਭਾ ਲਭ ਹੀ/ _=੯੮/ -੭%੬੨/ ਚਲਦਾ? 


੫੮੯੨ 


ਘਾਟਮ ਪੁਰ _ਇਕ ਭੂਪ _ਭਨਿਜੈ। ਨਾਰਿ _ਅਲੈਕ੍ਰਿਤ ਦੇਇ _ਕਹਿਜੈ। 


ਚੱਪਾਣ 
ਮੁਹਿ ਆਨਿ ਪ੍ਯਾਰੇ। ਹਮ _ਰੀਝੀ ਲਖਿ ਨੈਨ ਤਿਹਾਰੇ। 
ਤਿਨ 'ਦਬਿਰ (ਬ਼ਖਨੀ। ਅਖਰ ਕੁਅੰਜਿ ਕਹੀ ਸੋ: 'ਮਨੀ।- 6) 


੭/ਤਲ 


ਭਾਤਿ ਭਾਤਿ ਕੀ ਕੈਫ ਦਿਵਾਨੇ ਪੀ ਭਏ। 

ਭਾਤਿ _ਭਾਤਿ ਅਬਲਾ ਕੇ ਆਸਨ ਲੇਤ ਭੇ। 
ਅਮਿਤ ਭੋਗ ਤ੍ਰਿਯ ਪਾਇ ਰਹੀ ਉਰਝਾਇ ਕੈ। 
ਹੋਂ _ਨਿਰਖਿ ਸਜਨ ਕੇ ਨੈਨਨ ਗਈ ਬਿਕਾਇ ਕੈ। ੫। 


ਚੱਪਲਾਂ 
ਭਾਤਿ ਭਾਤਿ ਤਾ ਸੋ ਰਤਿ ਪਾਇ। ਆਸਨ ਸਾਥ ਗਈ _ਲਪਟਾਇ। 
ਰਸਿ ਗਯੋ ਮੀਤ ਨ ਛੋਰਾ ਜਾਈ। ਬਾਤ _ਭਾਖਿ ਤਿਹ ਘਾਤ ਬਨਾਈ। ੬। 


ਸਾਜਨ ਆਜੁ ਤੁਝੈ ਮੈ ਬਰਿ ਹੋ। ਨਿਜੁ ਪਤਿ ਕੋ ਨਿਜੁ ਕਰ ਬਧ ਕਰਿ ਹੋ। 
ਆਪਨ ਸਾਥ ਪ੍ਰਗਟ ਤੁਹਿ ਲਿਐ ਹੋ। ਮਾਤ ਪਿਤਾ ਤੁਹਿ ਲਖਤ ਹੈਢੈ ਹੋ। _੭। 


ਨਿਜੁ ਪਤਿ ਲੈ ਸਿਵ ਭਵਨ _ਸਿਧਾਈ। _ਕਾਟਾ_ਮੂੰਡ ਤਹਾ ਤਿਹ _ਜਾਈ। 
ਲੋਗਨ ਕਹਿ ਸਿਵ ਨਾਮ ਸੁਨਾਯੋ। ਰੂਪ ਹੇਤੁ ਪਤਿ _ਸੀਸ _ਚੜਾਯੋ। ੮। 


ਪੁਨਿ ਸਿਵ ਅਧਿਕ ਕ੍ਰਿਪਾ ਕਹ ਕਿਯੋ। ਸੁੰਦਰ ਮੋਰ ਪਤਿਹਿ ਕਰ ਦਿਯੋ। 
ਕੌਤਕ ਲਖਾ ਕਹਾ ਤਿਨ ਕਰਾ। ਸਿਵ ਪ੍ਰਤਾਪ ਹਮ ਆਜੁ _ਬਿਚਰਾ। ੯। 


ਚਰਿਤ੍ਰ ਪਾਖਿਆਨ ੫੯੩ 


ਜੱਪਣਾ 

ਘਾਟਮ ਪੁਰ ਵਿਚ ਇਕ ਰਾਜਾ _ਦਸੀਂਦਾ ਸੀ। (ਉਸ ਦੀ) ਇਸਤਰੀ ਨੂੰ _ਅਲੈਕ੍ਰਿਤ 
ਦੇਈ ਕਹਿੰਦੇ ਸਨ। ਉਨ੍ਹਾਂ ਦੇ ਘਰ ਸੁਭੂਖਨ ਦੇ (ਦੇਈ) ਨਾਂ ਦੀ ਪੁੱਤਰੀ ਸੀ। (ਉਹ ਇਤਨੀ 
ਸੁੰਦਰ ਸੀ ਕਿ) ਉਸ ਦੇ ਸਮਾਨ (ਕੋਈ) ਨਰੀ ਜਾਂ _ਨਾਗਨੀ ਨਹੀਂ_ਸੀ।੧। 

ਉਸ ਦਾ ਪਤੀ ਬਹੁਤ _ਕੁਰੂਪ ਸੀ ਅਤੇ _ਉਸ ਦੀ ਨਾਰੀ ਬਹੁਤ ਸੁੰਦਰ ਦਸੀ ਜਾਂਦੀ 
ਸੀ। ਉਥੇ ਇਕ ਹੋਰ ਸੁੰਦਰ ਛਤ੍ਰੀ ਹੁੰਦਾ ਸੀ ਜੋ ਬਹੁਤ _ਰੂਪਵਾਨ, _ਗੁਣਵਾਨ ਅਤੇ _ਅਸਤ੍ਰ 
ਧਾਰਨ _ਕਰਨ ਵਾਲਾ _ਸੀ।੨। 


੭/#ਤ=ਲ 


ਜਦ ਰਾਜ ਕੁਮਾਰੀ ਨੇ ਮੁਲਤਾਨੀ ਰਾਇ ਨੂੰ ਵੇਖਿਆ, ਤਾਂ ਉਸ ਨੇ ਆਪਣੇ ਪਤੀ ਨੂੰ 
ਮਨੋ ਭੁਲਾ ਦਿੱਤਾ। (ਉਸ ਨੇ) ਸਖੀ ਭੇਜ ਕੇ ਉਸ (ਮੁਲਤਾਨੀ ਰਾਇ) ਨੂੰ 
ਅਤੇ ਅਫ਼ੀਮ ਅਤੇ _ਭੰਗ ਚੜ੍ਹਾ ਕੇ ਫਿਰ _ਬਚਨ _ਕਹੇ।੩। 


ਜੱਪਣਾ 

ਹੇ ਪ੍ਰੀਤਮ! ਹੁਣ ਮੇਰੇ ਨਾਲ ਆ ਕੇ ਲਿਪਟ ਜਾਓ। ਮੈਂ ਤੁਹਾਡੇ ਨੈਣ ਵੇਖ ਕੇ 
ਗਈ ਹਾਂ। ਉਸ ਨੇ ਦੋ ਵਾਰ 'ਨਾਂਹ ਨਾਂਹ” ਕਹੀ, ਪਰ ਅੰਤ ਵਿਚ ਰਾਜ ਕੁਮਾਰੀ ਨੇ ਜੋ 
ਉਹ ਮੰਨ _ਲਿਆ।੪। 
੭%#ਤਾਲ 


ਰੀਝ 
ਕਿਹਾ, 


(ਉਹ ਦੋਵੇਂ) ਭਾਂਤ ਭਾਂਤ ਦੀ ਸ਼ਰਾਬ ਪੀ ਪੀ ਕੇ ਦੀਵਾਨੇ ਹੋ ਗਏ। (ਉਹ ਪ੍ਰੇਮੀ) ਭਾਂਤ 
ਭਾਂਤ ਦੇ ਅਬਲਾ _ਦੇ ਆਸਣ ਲੈਣ ਲਗਿਆ। ਇਸਤਰੀ ਨੇ ਮੋਹਿਤ ਹੋਕੇ ਅਨੇਕ ਤਰ੍ਹਾਂ _ਦੀ 
ਕਾਮ-ਕ੍ਰੀੜਾ ਕੀਤੀ ਅਤੇ ਸਜਨ ਦੇ ਨੈਣ ਵੇਖ ਕੇ ਵਿਕ ਗਈ।੫। 


ਜੱਪਣਾ 

ਉਸ ਨਾਲ ਭਾਂਤ ਭਾਂਤ ਦੀ _ਰਤੀ-ਲੀਲ੍ਹਾ _ਰਚਾਈ ਅਤੇ (ਉਸ ਦੇ) ਆਸਣ _ਨਾਲ 
ਲਿਪਟ _ਗਈ। _(ਉਹ) ਮਿਤਰ ਨਾਲ (ਇਤਨੀ) ਮਗਨ ਹੋ ਗਈ ਕਿ ਛਡਿਆ ਨਹੀਂ ਜਾ 
ਰਿਹਾ ਸੀ। ਮੋਕਾ ਤਾੜ ਕੇ ਉਸ ਨੇ ਗੱਲ ਕਹੀ--।੬। 

ਹੇ ਸਾਜਨ! ਅਜ ਮੈਂ ਤੇਰੇ ਨਾਲ ਵਿਆਹ ਕਰਾਂਗੀ ਅਤੇ ਆਪਣੇ ਪਤੀ ਦਾ ਆਪਣੇ 
ਹੱਥ _ਨਾਲ _ਬਧ _ਕਰਾਂਗੀ। (ਹੁਣ) ਮੈਂ ਤੁਹਾਨੂੰ ਪੁਗਟ ਤੌਰ ਤੇ ਆਪਣੇ ਨਾਲ _ਲਿਆਵਾਂਗੀ 
ਅਤੇ ਮਾਤਾ _ਪਿਤਾ ਦੇ ਵੇਖਦਿਆਂ ਤੇਰੇ ਨਾਲ _ਕਾਮ-ਕੇਲਿ _ਕਰਾਂਗੀ।੭। 

ਉਹ ਆਪਣੇ ਪਤੀ ਨੂੰ ਲੈ ਕੇ ਸ਼ਿਵ-ਮੰਦਿਰ ਗਈ। ਉਥੇ ਜਾ ਕੇ ਉਸ ਦਾ ਸਿਰ ਕਟ 
ਦਿੱਤਾ। ਲੋਕਾਂ ਨੂੰ ਸ਼ਿਵ ਦਾ ਨਾਂ ਕਹਿ ਕੇ ਸੁਣਾਇਆ ਕਿ ਪਤੀ ਨੇ ਸੁੰਦਰਤਾ ਪ੍ਰਾਪਤ _ਕਰਨ 
ਲਈ ਸੀਸ _ਭੇਟ ਕੀਤਾ ਹੈ।੮। 

ਫਿਰ ਸ਼ਿਵ ਨੇ ਬਹੁਤ ਕ੍ਰਿਪਾ ਕੀਤੀ ਅਤੇ ਮੇਰੇ ਪਤੀ ਨੂੰ ਸੁੰਦਰ ਕਰ ਦਿੱਤਾ। (ਉਨ੍ਹਾਂ ਨੂੰ) 
ਜੋ ਕਿਹਾ ਸੀ, (ਸ਼ਿਵ ਨੇ) ਉਹੋ ਕੌਤਕ ਕਰ _ਵਿਖਾਇਆ। ਸ਼ਿਵ ਦਾ ਪ੍ਰਤਾਪ ਮੈਂ ਅਜ ਹੀ 
ਵਿਚਾਰਿਆ ਹੈ।੯। 


੫੯੪ 


ਸੀ _ਦਸਮ-ਗ੍ੂੰਥ _ਸਾਹਿਬ 


ਦੇਹ ਮ੍ਰਿਤਕ ਪਤਿ ਦਈ ਦਬਾਈ। ਤਾ ਕੌ ਨਾਥ _ਭਾਖਿ ਗ੍ਰਿਹ ਲ੍ਯਾਈ। 
ਭੇਦ ਅਭੇਦ ਨ ਕਿਨਹੂੰ ਪਾਯੋ। ਬਿਨੁ ਪਾਨੀ _ਹੀ_ਮੂੰਡ ਮੁੰਡਾਯੋ। ੧0। _੧। 


/ਏੱਤਾ ਨੀ ਗਾਹ ੫ਖ੍ਹਯਲਾਨੇ ਕਯਾ ਲਾੜੇ ਮੰਨੀ ਡੂਪ ਨੰਠਾਏੇ ਤੀਨ ਸੋਂ ਨਨੁਯਨਵੇਂ ਗਾਂਤਾ ਆਤਮ 


ਡੇ ਸਭਨ ਸਤ) ੨੯੮੯੭ -6੭੨/ %ਠਲਹੰ/ 
ਚੱਪਣਾ 
ਸੂਰਜ _ਕਿਰਨਿ ਇਕ ਭੂਪ ਭਨਿਜੈ। ਚੰਦ ਕਿਰਨ ਪੁਰ ਨਗਰ _ਕਹਿਜੈ। 
ਮਹਾ ਕੁਅਰਿ ਤਿਹ ਧਾਮ ਦੁਲਾਰੀ। ਜਿਹ ਸਮਾਨ ਬਿਧਿ ਕਹੂੰ ਨ __ਸਵਾਰੀ। ੧। 


੮ 


ਤਹਿਕ _ਸਾਹ ਕੋ ਪੂਤ _ਸੁਜਾਨਾ। ਚੰਦਰ ਸੈਨ _ਨਾਮਾ _ਬਲਵਾਨਾ। 
ਮਹਾ _ਕੁਅਰਿ ਵਾ ਕੀ ਛਬਿ ਲਹੀ। ਮਨ ਕ੍ਰਮ ਬਚਨ ਥਕਿਤ ਹ੍ਹੈ ਰਹੀ। ੨। 


ਘ 


ਪਠੈ _ਸਹਚਰੀ _ਲਿਯੋ _ਬੁਲਾਇ। ਪੋਸਤ _ਭਾਂਗ ਅਫੀਮ _ਮੰਗਾਇ। 


ਭਾਤਿ _ਭਾਤਿ ਤਨ ਤਾਹਿ ਪਿਵਾਯੋ। ਅਧਿਕ _ਮਤ _ਕਰਿ _ਗਰੈ _ਲਗਾਯੋ। _੩। 
ਮਤ _ਕਿਯਾ ਮਦ ਸਾਥ ਪ੍ਯਾਰੋ। ਕਬਹੂੰ ਕਰਤ ਨ ਉਰ ਸੌ ਨ੍ਯਾਰੋ। 
ਭਾਤਿ ਭਾਤਿ ਉਰ ਸੌ ਲਪਟਾਵੈ। ਚੂੰਬਿ _ਕਪੋਲ ਦੋਊ ਬਲਿ ਜਾਵੈ। ੪। 


ਰਸਿ ਗਯੋ ਮੀਤ ਨ ਛੋਰਾ ਜਾਇ। _ਭਾਤਿ ਭਾਤਿ ਭੋਗਤ ਲਪਟਾਇ। 
ਚੁੰਬਨ ਔਰ _ਅਲਿੰਗਨ _ਲੇਈ। ਅਨਿਕ _ਭਾਤਿ ਤਨ ਆਸਨ _ਦੇਈ। ੫। 


ਰਸਿ ਗਈ ਤਾ ਕੌ ਤਜਾ ਨ ਜਾਇ। ਭਾਤਿ ਅਨਿਕ ਲਪਟਤ ਸੁਖ _ਪਾਇ। 
ਯਾ ਸੰਗ ਕਹਾ ਕਵਨ ਬਿਧਿ ਜਾਊ। ਅਬ ਅਸ ਕਵਨ ਉਪਾਇ ਬਨਾਊ। ੬। 


ਜਾਨਿ ਬੂਝਿ ਇਕ ਦਿਜ ਕਹ ਮਾਰਿ। ਭੂਪ ਭਏ ਇਮਿ ਕਹਾ ਸੁਧਾਰਿ। 
ਅਬ ਮੈ ਜਾਇ ਕਰਵਤਹਿ ਲੈ ਹੋ। ਪਲਟਿ ਦੇਹ ਸੁਰਪੁਰਹਿ ਸਿਧੈ ਹੋ। _੭। 


ਹੋਰਿ ਰਹਾ _ਪਿਤੁ _ਏਕ ਨ ਮਾਨੀ। _ਰਾਨੀਹੂੰ _ਪਾਇਨ _ਲਪਟਾਨੀ। 
ਮੰਤੁ _ਸਕਤਿ ਕਰਵਤਿ ਸਿਰ ਧਰਾ। ਏਕ ਰੋਮ ਤਿਹ ਤਾਹਿ ਨ ਹਰਾ। ੮। 


ਸਭਨ _ਲਹਾ _ਕਰਵਤਿ ਇਹ _ਲਿਯੋ। ਦ੍ਰਿਸਟਿ ਬੰਦ ਐਸਾ ਤਿਨ ਕਿਯੋ। 
ਆਪਨ ਗਈ ਮਿਤ੍ਰ ਕੇ ਧਾਮਾ। ਭੇਦ ਨ ਲਖਾ ਕਿਸੂ ਕਿਹ ਬਾਮਾ। ੯। 


ਚਰਿਤ੍ਰ ਪਾਖਿਆਨ ੫੯੫ 


ਪਤੀ ਦੀ ਲੋਥ ਨੂੰ ਦਬਾ ਦਿੱਤਾ ਅਤੇ ਉਸ (ਪ੍ਰੀਤਮ) ਨੂੰ ਪਤੀ ਕਹਿ ਕੇ ਘਰ ਲੈ 
ਆਈ। ਕਿਸੇ ਨੇ ਵੀ ਭੇਦ ਅਭੇਦ ਨ ਸਮਝਿਆ ਅਤੇ ਬਿਨਾ ਪਾਣੀ ਦੇ ਸਿਰ ਮੁੰਨਵਾ ਲਿਆ। 
(ਭਾਵ--ਠਗੇਂ ਗਏ)।੧0। 
/ਏਥੇਂ ਸਰੀ ਗੰਰੇਤੁੰਪ/ਸਆਨ ਦੇ ਤਆ ਗਰੇਤੂ ਦੇ ਮੰਤ ਝੂਘ ਸੰਵਾਦ ਦੇ ੩੯੯੬ ਗਰੇੜੂ `ਦੀ ਸਮਘਤਨੀ 
ਭਾ ਡ੍ਭ ਹੰ/ ੩੯੯੭ -੭?੭੨/ ਚਲਟਾ/ 


ਚੱਪਾਣ 

ਸੂਰਜ ਕਿਰਨ ਨਾਂ ਦਾ ਇਕ ਰਾਜਾ _ਬਖਾਨਿਆ ਜਾਂਦਾ ਸੀ। (ਉਸ ਦੇ) ਨਗਰ ਨੂੰ ਚੰਦ 
ਕਿਰਨ ਪੁਰ ਕਿਹਾ ਜਾਂਦਾ ਸੀ। ਉਸ ਦੇ ਘਰ ਮਹਾ ਕੁਮਾਰੀ ਨਾਂ ਦੀ ਪੁੱਤਰੀ ਸੀ ਜਿਸ ਵਰਗੀ 
ਵਿਧਾਤਾ ਨੇ ਕਿਸੇ ਨੂੰ ਨਹੀਂ ਬਣਾਇਆ।੧। 

ਉਥੇ ਇਕ ਸ਼ਾਹ ਦਾ ਸੁਜਾਨ ਪੁੱਤਰ ਸੀ। (ਉਸ ਦਾ) ਨਾਂ ਚੰਦੂ ਸੈਨ ਸੀ ਅਤੇ (ਉਹ) 
ਬਹੁਤ ਬਲਵਾਨ _ਸੀ। ਮਹਾ ਕੁਮਾਰੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ ਅਤੇ ਮਨ, ਬਚਨ ਤੇ 
ਕਰਮ _ਕਰ ਕੇ ਸ਼ਿਥਲ ਹੋ _ਗਈ।੨। 

(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਪੋਸਤ, ਭੰਗ ਤੇ ਅਫ਼ੀਮ ਮੰਗਵਾ 
ਲਈ। _ਕਈ ਤਰ੍ਹਾਂ ਨਾਲ ਉਸ ਨੂੰ ਪਿਲਾਈ ਅਤੇ _ਬਹੁਤ ਮਸਤ _ਕਰ ਕੇ ਗਲੇ ਨਾਲ _ਲਗਾ 
ਲਿਆ।੩। 

(ਉਸ ਨੇ) ਪਿਆਰੇ ਨੂੰ ਸ਼ਰਾਬ ਨਾਲ ਮਸਤ _ਕਰ ਲਿਆ ਸੀ ਅਤੇ ਉਸ ਨੂੰ ਕਦੀ ਵੀ 
ਛਾਤੀ ਨਾਲੋਂ ਵਖ ਨਹੀਂ ਕਰਦੀ _ਸੀ। (ਉਹ) ਅਨੇਕ ਢੰਗਾਂ ਨਾਲ _ਜਫ਼ੀਆਂ ਪਾਉਂਦੀ ਸੀ ਅਤੇ 
ਦੋਹਾਂ _ਗਗ੍ਹਾਂ ਨੂੰ ਚੁੰਮ ਕੇ ਬਲਿਹਾਰ ਜਾਂਦੀ ਸੀ।੪। 

ਉਹ ਮਿਤਰ ਵੀ ਪੂਰੀ ਤਰ੍ਹਾਂ ਮਗਨ ਹੋ ਗਿਆ ਸੀ, (ਉਸ ਨੂੰ) ਛਡਿਆ ਨਹੀਂ ਜਾਂਦਾ 
ਸੀ। (ਦੋਵੇਂ) ਭਾਂਤ ਭਾਂਤ ਨਾਲ _ਲਿਪਟ ਕੇ ਭੋਗ ਕਰਦੇ _ਸਨ। ਚੁੰਬਨ ਅਤੇ _ਆਲਿੰਗਨ ਲੈਂਦੇ 
ਸਨ ਅਤੇ ਅਨੇਕ _ਤਰ੍ਹਾਂ ਦੇ _ਆਸਣ ਦਿੰਦੇ _ਸਨ।੫। 

(ਉਹ) ਉਸ ਵਿਚ ਇਤਨੀ ਲੀਨ ਹੋ _ਗਈ ਕਿ ਛਡਿਆ ਨਹੀਂ ਸੀ_ਜਾਂਦਾ। ਉਸ ਨਾਲ 
ਅਨੇਕ ਪੁਕਾਰ _ਨਾਲ _ਲਿਪਟ ਕੇ ਸੁਖ ਪ੍ਰਾਪਤ _ਕਰ _ਰਹੀ _ਸੀ। _(ਰਾਜ ਕੁਮਾਰੀ ਸੋਚਣ ਲਗੀ 
ਕਿ) ਇਸ ਨਾਲ ਕਿਵੇਂ ਅਤੇ ਕਿਹੜੇ _ਢੰਗ _ਨਾਲ ਜਾਵਾਂ ਅਤੇ ਇਸ ਲਈ ਹੁਣ ਕੀ ਉਪਾ 
ਕਰਾਂ।੬। 

(ਉਸ ਨੇ) ਜਾਣ ਬੁਝ ਕੇ ਇਕ ਬ੍ਰਾਹਮਣ ਨੂੰ ਮਾਰ ਦਿੱਤਾ ਅਤੇ ਰਾਜੇ ਪਾਸ ਜਾਕੇ ਇਸ 
ਤਰ੍ਹਾਂ ਕਿਹਾ-- (ਮੈਥੋਂ ਬਹੁਤ ਵੱਡਾ ਪਾਪ ਹੋਇਆ ਹੈ, ਇਸ ਲਈ) ਹੁਣ ਮੈਂ ਜਾ ਕੇ (ਕਾਸ਼ੀ 
ਵਿਚ) _ਕਲਵਤੂ _ਲਵਾਂਗੀ ਅਤੇ (ਉਸ _ਨਾਲ ਆਪਣੇ ਆਪ ਨੂੰ `ਚਿਰਵਾ ਕੇ) ਦੇਹ ਪਲਟ ਕੇ 
ਸਵਰਗ ਵਿਚ ਜਾਵਾਂਗੀ।੭। 

ਪਿਤਾ ਰੋਕਦਾ ਰਿਹਾ, ਪਰ ਉਸ ਨੇ ਇਕ ਨ ਮੌਨੀ। ਰਾਣੀ ਵੀ (ਉਸ ਦੇ) ਪੈਰਾਂ ਨਾਲ 
ਲਿਪਟਦੀ _ਰਹੀ। _ਮੰਤਰ ਦੀ ਸ਼ਕਤੀ ਨਾਲ _ਉਸ ਨੇ _ਕਲਵਤੂ ਨੂੰ ਸਿਰ _ਉਤੇ _ਧਾਰਨ _ਕੀਤਾ 
ਪਰ _ਉਸ ਨਾਲ ਉਸ ਦਾ ਇਕ ਵਾਲ ਵੀ ਵਿੰਗਾ ਨ ਹੋਇਆ।੮। 

(ਅਜਿਹਾ ਕੌਤਕ ਰਚਿਆ ਕਿ) ਸਭ ਨੇ ਵੇਖ ਲਿਆ ਕਿ ਇਸ ਨੂੰ ਕਲਵਤ੍ਰ ਲਿਆ ਹੈ। 
ਇਸ ਤਰ੍ਹਾਂ ਨਾਲ (ਉਸ ਨੇ) ਉਨ੍ਹਾਂ ਦੀ ਦ੍ਰਿਸ਼ਟੀ-ਬੰਦ _ਕੀਤਾ। ਆਪ _ਮਿਤਰ _ਦੇ _ਘਰ ਚਲੀ 
ਗਈ। ਉਸ ਇਸਤਰੀ ਦਾ ਭੇਦ ਕਿਸੇ ਨੇ ਵੀ ਨ _ਸਮਝਿਆ।੯। 


੫੮੯੬ 


ਸੀ _ਦਸਮ-ਗ੍ੂੰਥ _ਸਾਹਿਬ 


ਦੰਹਰਾ 
ਇਹ ਬਿਧਿ ਛਲਿ ਪਿਤੁ ਮਾਤ ਕਹ ਗਈ ਮਿਤ੍ਰ ਕੇ ਸੰਗ। 
ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ। ੧0। ੧। 
/ਏੱਤਾ ਨੰ ਲਾਰੇਤ੍ਹ ਪਖੂਯਾਨੇ /ਤੈਯਾ ਲਾੰਰਤੇ ਮੰਡੀ ਝੂਪ ਸੰਭਾਏੇ ਚਾਰ ਸੌ ਲੰਚ ਯਮਘਤਨ 
ਡਤ_ ਨਭ#ਆ ਸਤ? _8060/ -7੮੨/ %ਫਲੁੰ/ 
ਚੱਪਾਣ 
ਪਾਤਿਸਾਹ ਕਾਰੂੰ ਇਕ _ਸੁਨਿਯਤ। ਅਮਿਤ ਤੇਜ _ਜਾ ਕੋ ਜਗ _ਗੁਨਿਯਤ। 
ਜਿਹ ਧਨ ਭਰੇ ਚਿਹਲ ਭੰਡਾਰਾ। ਆਵਤ ਜਿਨ ਕਾ ਪਾਰ ਨ ਵਾਰਾ। ੧। 


ਤਿਹ ਪੁਰ ਸਾਹ ਸੁਤਾ ਇਕ _ਸੁਨਿਯਤ। _ਜਾਨੁਕ ਚਿਤ੍ਰ _ਪੁਤ੍ੂਕਾ _ਗੁਨਿਯਤ। 
ਨਿਰਖ ਭੂਪ ਕਾ ਰੂਪ _ਲੁਭਾਈ। ਏਕ _ਸਹਚਰੀ ਤਹਾ ਪਠਾਈ। _੨। 


ਕੁਅਰਿ ਬਸੰਤ ਤਵਨਿ ਕਾ _ਨਾਮਾ। ਜਿਹ ਸਮਾਨ ਭੀ ਔਰ ਨ ਬਾਮਾ। 


ਸੋ_ਕਾਰੂੰ ਕੀ ਛਬਿ ਲਖਿ ਅਟਿਕੀ। ਬਿਸਰਿ ਗਈ ਸਭ ਹੀ ਸੁਧਿ ਘਟ ਕੀ। ੩। 


ਮੀਤ 
ਤ੍ਰਿਯ ਗ੍ਰਿਹਿ ਏਕ ਦੁਤਿਯ ਮੁਹਿ ਕੀਜਿਯੈ। ੪। 


ਚੱਪਣਾ 
ਕੁਅਰਿ ਕੁਅਰਿ ਕੀ ਬਾਤ ਬਖਾਨੀ। ਰਾਜ ਕੁਅਰਿ ਕਰਿ ਏਕ ਨ ਮਾਨੀ। 
ਇਮਿ ਸਖਿ ਜਾਇ ਤਾਹਿ ਸੁਧਿ ਦਈ। ਕੁਅਰਿ ਬਸੰਤ ਰਿਸਾਕੁਲ ਭਈ। ੫। 


ਤਤ ਛਿਨ ਸੁਰੰਗ ਧਾਮ ਨਿਜੁ ਦਈ। ਨ੍ਰਿਪ ਕੇ ਸਦਨ ਨਿਕਾਰਤ ਭਈ। 
ਚਾਲਿਸ ਗੰਜ ਦਰਬ ਕੇ ਜੇਤੇ। ਨਿਜੁ ਆਲੈ ਰਾਖੇ ਲੈ ਤੇਤੇ। ੬। 


ਮੂੜ ਭੂਪ ਕਛੂ _ਬਾਤ ਨ _ਪਾਈ। ਕਿਹ ਬਿਧਿ ਧਨ ਤ੍ਰਿਯ ਲਿਯਾ ਚੁਰਾਈ। 


ਛੋਰਿ ਭੰਡਾਰ ਬਿਲੋਕੈ ਕਹਾ। ਪੈਸਾ ਏਕ ਨ ਧਨ ਗ੍ਰਿਹ ਰਹਾ। ੭। 


[ਮਿ 


੭%7#ਤਲ 
ਅਧਿਕ _ਦੁਖਿਤ ਹ੍ਹੈ ਲੋਗਨ _ਲਿਯਾ ਬੁਲਾਇ ਕੈ। 
ਭਾਤਿ ਭਾਤਿ ਤਿਨ ਪੂਤਿ ਕਹ ਦੂਖ ਬਨਾਇ ਕੈ। 
ਐਸਾ ਕਵਨ ਕੁਕਰਮ ਕਹੋਂ ਹਮ ਤੇ ਭਯੋ। 
ਹੋ ਜਿਹ ਕਾਰਨ ਤੇ ਗ੍ਰਿਹਿ ਚਾਲਿਸ ਕਾ ਧਨ ਗਯੋ। ੮। 


ਚਰਿਤ੍ਰ ਪਾਖਿਆਨ ੫੯੭ 


ਦੰਹਰਾ 

ਇਸ ਤਰ੍ਹਾਂ ਨਾਲ ਮਾਤਾ ਪਿਤਾ ਨੂੰ ਛਲ ਕੇ ਮਿਤਰ ਦੇ ਨਾਲ ਚਲੀ _ਗਈ। _ਕਵੀ 
ਸ਼ਿਆਮ ਕਹਿੰਦੇ ਹਨ, _ਤਦ ਹੀ ਕਥਾ ਪ੍ਰਸੰਗ ਸਮਾਪਤ ਹੋ _ਗਿਆ।੧0। 

/ਏਥੋਂ ਨੂੰ ਗਰੇਤੂੱਪ/#ਆਨ ਦੇ ਤੂੰਆ ਗਾਰੈੜ੍ਹ ਦੇ ਮੰਤ ਭੂਪ ਸੰਵਾਦ ਦੇ #00ਵੇ' ਗਾਰੇੜ੍ਹ ਦੀ ਸ਼ਆਪਤਨ 

ਭਾ ਲਭ _ਹੈ/ _£606/ -੭6੮੨/ ਚਲਟਾ/ 

ਜੱਪਣਾ 

ਕਾਰੂੰ ਨਾਂ ਦਾ ਇਕ ਰਾਜਾ ਸੁਣੀਂਦਾ ਸੀ। ਜਿਸ ਦਾ ਜਗਤ ਵਿਚ ਅਮਿਤ ਤੇਜ ਮੰਨਿਆ 
ਜਾਂਦਾ ਸੀ। ਉਸ ਦੇ ਘਰ ਚਾਲੀ ('ਚਿਹਲ”) ਖ਼ਜ਼ਾਨੇ ਭਰੇ ਹੁੰਦੇ ਸਨ। ਜਿਨ੍ਹਾਂ ਦਾ ਅੰਤ ਨਹੀਂ 
ਪਾਇਆ ਜਾ ਸਕਦਾ _ਸੀ।੧। 

ਉਸ _ਨਗਰ ਵਿਚ ਇਕ ਸ਼ਾਹ _ਦੀ_ ਪੁੱਤਰੀ ਸੁਣੀਂਦੀ ਸੀ। _ਉਹ ਚਿਤਰ _ਪੁਤਲੀ ਵਾਂਗ 
(ਬਹੁਤ ਹੀ ਸੁੰਦਰ) ਵਿਚਾਰੀ ਜਾਂਦੀ ਸੀ। ਉਹ ਰਾਜੇ ਦਾ ਰੂਪ ਵੇਖ ਕੇ ਮੋਹਿਤ ਹੋ ਗਈ। 
ਇਕ ਦਾਸੀ ਨੂੰ ਉਸ ਪਾਸ _ਭੇਜਿਆ।੨। 

ਉਸ (ਇਸਤਰੀ) ਦਾ ਨਾਂ ਬਸੰਤ ਕੁਮਾਰੀ ਸੀ। ਉਸ ਵਰਗੀ ਕੋਈ ਹੋਰ 
ਨਹੀਂ ਹੋਈ _ਸੀ। ਉਹ ਕਾਰੂੰ (ਬਾਦਸ਼ਾਹ) ਦੀ ਸੁੰਦਰਤਾ ਨੂੰ ਵੇਖ ਕੇ ਅਟਕ _ਗਈ। 
(ਆਪਣੇ) ਸ਼ਰੀਰ ਦੀ ਸਾਰੀ ਸੁੱਧ ਬੁੱਧ _ਭੁਲ ਗਈ।੩। 
੭%#ਤਾਲ 


ਸੁਭੂਖਨ ਦੇ (ਦੇਈ) ਨਾਂ ਦੀ ਸਖੀ ਨੂੰ ਉਥੇ ਭੇਜਿਆ (ਅਤੇ ਕਿਹਾ ਕਿ) ਮੇਰੀ ਕਹੀ 
ਹੋਈ ਗੱਲ ਸੌਜਨ ਨੂੰ ਜਾ ਕੇ ਕਹਿ। (ਅਤੇ ਇਹ ਵੀ) _ਕਹਿਣਾ-- ਹੇ ਮਿਤਰ! ਮੇਰੀ ਬੇਨਤੀ 
ਸੁਣ ਲਵੋ। ਜੇ ਤੁਹਾਡੇ ਘਰ ਇਕ ਇਸਤਰੀ ਹੋਵੇ, ਤਾਂ ਮੈਨੂੰ ਦੂਜੀ ਵਜੋਂ ਰਖ _ਲਵੋ।੪। 


ਚੱਪਣਾ 

ਇਸਤਰੀ (ਦਾਸੀ) ਨੇ ਰਾਜ ਕੁਮਾਰੀ ਦੀ _ਗੌਲ ਬਖਾਨ _ਕੀਤੀ। (ਪਰ ਬਾਦਸ਼ਾਹ ਨੇ) 
ਰਾਜ ਕੁਮਾਰੀ ਦੀ ਇਕ ਨ ਮੌਨੀ। ਇਸ ਗੱਲ ਦੀ ਸਾਰੀ ਖਬਰ (ਦਾਸੀ ਨੇ) ਰਾਜ ਕੁਮਾਰੀ ਨੂੰ 
ਜਾ ਕੇ ਦਿੱਤੀ, ਤਾਂ ਬਸੰਤ ਕੁਮਾਰੀ ਰੋਹ ਨਾਲ ਵਿਆਕੁਲ ਹੋ__ਗਈ।੫। 

(ਤਦ ਉਸ ਨੇ) ਤੁਰਤ ਆਪਣੇ ਘਰ ਵਿਚ ਸੁਰੰਗ ਬਣਾਈ ਅਤੇ ਰਾਜੇ ਦੇ ਮਹੱਲ 
ਵਿਚ ਜਾ _ਕਢੀ। _ਧਨ-ਦੌਲਤ ਦੇ ਜਿਤਨੇ ਵੀ ਚਾਲ੍ਹੀ _ਖ਼ਜਾਨੇ _ਸਨ, _ਉਤਨਿਆਂ ਨੂੰ ਹੀ ਲਿਆ 
ਕੇ ਆਪਣੇ ਘਰ ਰਖ _ਲਿਆ।੬। 

ਮੂਰਖ ਰਾਜੇ ਨੇ ਕੁਝ ਵੀ ਗੱਲ ਨ ਸਮਝੀ ਕਿ ਇਸਤਰੀ ਨੇ ਕਿਵੇਂ ਧਨ ਚੁਰਾ ਲਿਆ। 
ਭੰਡਾਰ ਖੌਲ੍ਹ ਕੇ ਕੀ ਵੇਖਿਆ ਕਿ ਘਰ ਵਿਚ ਧਨ ਦਾ ਇਕ ਪੈਸਾ ਵੀ ਨਹੀਂ ਰਿਹਾ।੭। 


੭%#ਤਾਲ 

ਅਧਿਕ ਦੁਖੀ ਹੋ ਕੇ (ਬਾਦਸ਼ਾਹ ਨੇ) ਲੋਕਾਂ ਨੂੰ ਬੁਲਾ ਲਿਆ ਅਤੇ ਦੁਖੀ ਹੋ. ਕੇ ਤਰ੍ਹਾਂ 
ਤਰ੍ਹਾਂ ਨਾਲ ਲੋਕਾਂ ਨੂੰ ਕਿਹਾ ਕਿ ਦਸੋ, ਮੇਰੇ ਤੋਂ ਅਜਿਹਾ ਕਿਹੜਾ ਕੁਕਰਮ ਹੋਇਆ ਹੈ ਜਿਸ 
ਕਰ ਕੇ ਚਾਲ੍ਹੀ _ਖ਼ਜ਼ਾਨਿਆਂ ਦਾ ਧਨ ਚਲਿਆ ਗਿਆ ਹੈ।੮। 


ਪ੯੮ 


ਸੀ _ਦਸਮ-ਗ੍ੂੰਥ _ਸਾਹਿਬ 


ਚੱਪਾਣ? 
ਸਭ _ਲੋਗਨ ਇਹ _ਭਾਤਿ _ਬਿਚਾਰੀ। ਪ੍ਰਗਟ ਰਾਵ ਕੇ ਸਾਥ _ਉਚਾਰੀ। 
ਦਾਨ ਪੁੰਨ੍ਯ ਤੈ ਕਛੂ ਨ ਦਯੋ। ਤਿਹ ਤੇ ਗ੍ਰਿਹਿ ਕੋ ਸਭ ਧਨ ਗਯੋ। ੯। 


ਸੁਨਿ ਜੁਹਾਕੁ ਪਾਯੋ ਇਹ ਬਿਧਿ ਜਬ। _ਧਾਵਤ ਭਲੋ ਅਮਿਤ ਲੈ ਦਲ _ਤਬ। 
ਛੀਨਿ ਲਈ ਤਾ ਕੀ ਸਭ ਸਾਹੀ। _ਕੁਅਰਿ ਬਸੰਤ ਨਾਰਿ ਕਰ ਬ੍ਯਾਹੀ। _੧0। 


ਦੰਹਰਾ 
ਇਹ ਚਰਿਤ੍ਰ ਤਿਨ _ਚੰਚਲਾ ਸਕਲ _ਦਰਬ _ਹਰਿ _ਲੀਨ। 
ਇਹ ਬਿਧਿ ਕੈ ਕਾਰੂੰ ਹਨਾ ਨਾਥ _ਜੁਹਾਕਹਿ _ਕੀਨ। _੧੧। 


ਚੱਪਣਾ 
ਲੋਗ ਆਜੁ ਲਗਿ _ਬਾਤ ਨ __ਜਾਨਤ। _ਗੜਾ ਗੰਜ _ਅਜੈ ਲੋਗ _ਬਖਾਨਤ। 
ਐਸੇ ਚਰਿਤ _ਚੰਚਲਾ _ਕਰਾ। ਕਾਰੂੰ ਮਾਰ ਜੁਹਾਕਹਿ _ਬਰਾ। _੧੨। _੧। 


/ਏੱਤਾ ਸੰ ਲਾਰਤੂ ੫ਖ੍ਹਯਾਨੇ /ਤਰ੍‌ਯਾ ਲਾਰੜ੍ਹੇ ਅੰ ਭੂਪ ਸੰਠਾਏੇ ਚਾਰ ਸੌ /ਏਕਾ ਲਾਠਤੂ ਸਆਪਤਮ 
ਡਤ_ ਨਭ# ਸਤ) _8675/ -60੯8/ ਅ%ਠਲਹੰ/ 
ਚੱਪਾਣ? 
ਚਿੰਜੀ ਸਹਰ ਬਸਤ ਹੈ _ਜਹਾ। _ਚਿੰਗਸ _ਸੈਨ ਨਰਾਧਿਪ ਤਹਾ। 
ਗੈਹਰ ਮਤੀ ਨਾਰਿ ਤਿਹ _ਕਹਿਯਤ। ਜਿਹ ਸਮ ਸੁਰ ਪੁਰ ਨਾਰਿ ਨ ਲਹਿਯਤ। _੧। 


ਸਹਰ ਸੁਰੇਸ੍ਹਾਵਤੀ ਬਿਰਾਜੈ। ਜਾ ਕੌ _ਨਿਰਖਿ ਇੰਦੂ ਪੁਰ ਲਾਜੈ। 
ਬਲਵੰਡ ਸਿੰਘ ਸਾਹ ਇਕ _ਸੁਨਿਯਤ। ਜਿਹ ਸਮਾਨ ਜਗ ਔਰ ਨ ਗੁਨਿਯਤ। ੨। 


ਸਦਾ _ਕੁਅਰਿ ਤਿਹ ਸੁਤਾ ਭਨਿਜੈ। ਚੰਦੂ ਸੂਰ _ਲਖਿ ਜਾਹਿ ਅਰੁਝੈ। 
ਅਪ੍ਰਮਾਨ ਦੁਤਿ ਜਾਤ ਨ _ਕਹੀ। ਜਾਨੁਕ _ਫੂਲਿ ਚੌਬੇਲੀ ਰਹੀ। _੩। 


ਸਦਾ ਕੁਅਰਿ ਨਿਰਖਾ ਜਬ _ਰਾਜਾ। ਤਬ ਹੀ ਸੀਲ ਤਵਨ ਕਾ _ਭਾਜਾ। 
ਸਖੀ ਏਕ ਨ੍ਰਿਪ ਤੀਰ ਪਠਾਈ। ਯੌ ਰਾਜਾ ਤਨ ਕਹੁ ਤੈ ਜਾਈ। ੪। 


ਮੈ ਤਵ ਰੂਪ ਨਿਰਖਿ _ਉਰਝਾਨੀ। ਮਦਨ _ਤਾਪ _ਤੇ ਭਈ ਦਿਵਾਨੀ। 
ਏਕ ਬਾਰ ਤੁਮ ਮੁਝੈ ਬੁਲਾਵੋ। ਕਾਮ _ਤਪਤ ਕਰਿ ਕੇਲ ਮਿਟਾਵੋ। ੫। 


ਆਪਨ ਗ੍ਰਿਹ ਮੁਹਿ ਨ ਬੁਲਾਵਹੁ। ਏਕ ਬਾਰ _ਮੋਰੇ ਗ੍ਰਿਹ ਆਵਹੁ। 
ਮੋ ਸੰਗ ਕਰਿਯੈ ਮੈਨ _ਬਿਲਾਸਾ। ਹਮ ਕਹ _ਤੋਰਿ ਮਿਲਨ ਕੀ ਆਸਾ। ੬੧ 


ਚਰਿਤ੍ਰ ਪਾਖਿਆਨ ੫੯੯ 


ਚੱਪਲਾਂ 


ਸਾਰਿਆਂ ਲੋਕਾਂ ਨੇ ਇਸ ਤਰ੍ਹਾਂ ਸੋਚਿਆ ਅਤੇ ਰਾਜੇ ਨੂੰ ਸਾਫ਼ ਸਾਫ਼ ਕਿਹਾ -- ਤ? ਦਾਨ 
ਪੁੰਨ ਕੁਝ ਨਹੀਂ ਕੀਤਾ, ਇਸ ਲਈ ਘਰ ਦਾ ਸਾਰਾ ਧਨ ਚਲਾ ਗਿਆ ਹੈ।੯। 


ਜਦ _ਜੁਹਾਕ (ਬਾਦਸ਼ਾਹ) ਨੇ _ਇਸ ਤਰ੍ਹਾਂ ਸੁਣਿਆ, ਤਦ ਬਹੁਤ ਸੈਨਾ ਲੈ ਕੇ ਚੜ੍ਹ 
ਆਇਆ। _ਉਸ ਦੀ ਸਾਰੀ ਬਾਦਸ਼ਾਹੀ ਖੋਹ ਲਈ ਅਤੇ ਬਸੰਤ ਕੁਮਾਰੀ ਨੂੰ ਵਿਆਹ ਕੇ 
ਆਪਣੀ ਇਸਤਰੀ ਬਣਾ _ਲਿਆ।੧0। 
ਦੰਹਰਾ 


ਉਸ ਇਸਤਰੀ ਨੇ ਇਹ _ਚਰਿਤੂ _ਕਰ ਕੇ ਸਾਰਾ ਧਨ ਹਰ _ਲਿਆ। ਇਸ ਤਰ੍ਹਾਂ ਨਾਲ 
ਕਾਰੂੰ (ਬਾਦਸ਼ਾਹ) ਨੂੰ _ਮਾਰ ਦਿੱਤਾ _ਅਤੇ _ਜੁਹਾਕ ਨੂੰ _ਪਤੀ _ਬਣਾ _ਲਿਆ।੧੧। 


ਚੱਪਣਾ 

ਲੋਕੀਂ ਅਜ ਤਕ ਅਸਲ ਗੱਲ ਨਹੀਂ ਜਾਣਦੇ ਅਤੇ ਹੁਣ ਤਕ ਖ਼ਜ਼ਾਨਾ ਦਬਿਆ 
ਹੋਇਆ ਦਸਦੇ _ਹਨ। ਇਸਤਰੀ ਨੇ _ਅਜਿਹਾ ਚਰਿਤ੍ਰ _ਕੀਤਾ। ਕਾਹੂੰ ਨੂੰ ਮਾਰ ਕੇ _ਜੁਹਾਕ ਨੂੰ 
ਵਰ ਲਿਆ।੧੨। 


/ਏਥੋਂ ਗੀ ਗਾਰੇਤੂੱਪ/ਮਆਨ ਦੇ ਤੁੰਆ ਲਾਰੜ੍ਹ ਦੇ ਮੰਤ ਭੂਪ ਸੰਵਾਦ ਦੇ 8/5ਵੇ'ਲਾੰਠਤ੍ਹ ਦੀ ਸਮਾਪਤੀ 
ਅਠ ਠਭਾ ਹੈ? _8675/ .੭9੯5/ ਚਲਦਾ 


ਚੱਪਾਣ 

ਜਿਥੇ _ਚਿੰਜੀ ਨਾਂ ਦਾ ਨਗਰ _ਵਸਦਾ ਸੀ, ਉਥੇ _ਚਿੰਗਸ ਸੈਨ ਨਾਂ ਦਾ ਰਾਜਾ (ਰਾਜ 
ਕਰਦਾ) _ਸੀ। ਉਸ ਦੀ ਪਤਨੀ _ਗੈਹਰ ਮਤੀ ਕਹੀ ਜਾਂਦੀ ਸੀ, ਜਿਸ _ਵਰਗੀ ਸਵਰਗ _ਵਿਚ 
ਵੀ ਇਸਤਰੀ ਨਹੀਂ ਮਿਲਦੀ _ਸੀ।੧। 

ਇਕ ਸੁਰੇਸ੍ਹਾਵਤੀ ਨਾਂ ਦੇ ਸ਼ਹਿਰ ਸੀ, ਜਿਸ (ਦੀ ਸੁੰਦਰਤਾ ਨੂੰ ਵੇਖ ਕੇ) ਇੰਦਰ ਪੁਰੀ 
ਵੀ ਲਜਾਉਂਦੀ _ਸੀ। ਬਲਵੰਡ ਸਿੰਘ ਨਾਂ ਦਾ ਇਕ ਸ਼ਾਹ ਸੁਣੀਂਦਾ ਸੀ ਜਿਸ ਵਰਗਾ ਸੰਸਾਰ 
ਵਿਚ ਕੋਈ ਹੋਰ ਨਹੀਂ _ਗਿਣਿਆਂ ਜਾਂਦਾ _ਸੀ।੨। 

ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ, ਜਿਸ ਨੂੰ ਵੇਖ ਕੇ ਸੂਰਜ ਅਤੇ 
ਚੰਦੂਮਾ _ਵੀ _ਉਲਝ _ਜਾਂਦੇ _ਸਨ। _ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ 
ਸਕਦਾ। _(ਇੰਜ ਲਗਦਾ ਸੀ) ਮਾਨੋ _ਚੰਬੇਲੀ ਦਾ ਫੁਲ ਹੋਵੇ।੩। 

ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ, ਤਦ ਹੀ ਉਸ ਦਾ ਸ਼ੀਲ (ਸੰਜਮ) ਖ਼ਤਮ 


ਹੋ 
ਗਿਆ। ਉਸ ਨੇ ਇਕ ਦਾਸੀ ਨੂੰ ਰਾਜੇ ਕੋਲ ਭੇਜਿਆ (ਅਤੇ ਉਸ ਨੂੰ ਸਮਝਾਇਆ ਕਿ) ਰਾਜੇ 
ਪਾਸ ਜਾ ਕੇ ਇਸ ਤਰ੍ਹਾਂ ਕਹੀਂ--।੪। 

ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਕਾਮ ਦੀ ਤਪਸ਼ ਨਾਲ ਦੀਵਾਨੀ ਹੋ 
ਇਕ ਵਾਰ ਤੁਸੀਂ ਮੈਨੂੰ (ਆਪਣੇ ਕੋਲ) ਬੁਲਾਓ ਅਤੇ _ਰਤੀ-ਕ੍ਰੀੜਾ ਕਰ ਕੇ ਕਾਮ 
ਦੀ ਤਪਸ਼ ਨੂੰ _ਮਿਟਾਓ।੫। 


(ਜੇ) ਆਪਣੇ ਘਰ ਨਹੀਂ ਬੁਲਾਉਂਦੇ ਤਾਂ ਇਕ ਵਾਰ ਮੇਰੇ ਘਰ ਹੀ ਆ ਜਾਓ। ਮੇਰੇ 
ਨਾਲ ਕਾਮੁਕ _ਵਿਲਾਸ _ਕਰੋ। ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ।੬। 


੬00 


ਸੀ _ਦਸਮ-ਗ੍ਰੰਥ _ਸਾਹਿਬ 


ਭੂਪ ਕੁਅਰਿ ਵਹੁ ਗ੍ਰਿਹਿ ਨ ਬੁਲਾਈ। ਆਪੁ ਜਾਇ ਤਿਹ ਸੇਜ ਸੁਹਾਈ 
ਦੀਪ ਦਾਨ _ਤਰੂਨੀ ਤਿਨ _ਕੀਨਾ। _ਅਰਘ _ਧੂਪ _ਰਾਜਾ ਕਹ _ਦੀਨਾ। _੭। 


ਸੁਭਰ ਸੇਜ _ਊਪਰ _ਬੈਠਾਯੋ। _ਭਾਂਗ ਅਫੀਮ _ਸਰਾਬ _ਮੰਗਾਯੋ 
ਪ੍ਰਥਮ ਕਹਾ ਨ੍ਰਿਪ ਸੌ ਇਨ ਪੀਜੈ। ਬਹੁਰਿ ਮੁਝੈ _ਮਦਨੰਕੁਸ ਦੀਜੈ। ੮ 


ਸੁਨਤ ਬਚਨ ਇਹ ਭੂਪ ਨ ਮਾਨਾ। ਜਮ ਕੇ ਡੰਡ ਤ੍ਰਾਸ ਤਰਸਾਨਾ। 
ਕਹਿਯੋ_ਨ ਮੈ ਤੌਸੋ ਰਤਿ ਕਰਿਹੋਂ। ਘੋਰ ਨਰਕ ਮੋ _ਭੂਲਿ ਨ ਪਰਿਹੌ। ੯। 


ਤਿਮਿ ਤਿਮਿ ਤ੍ਰਿਯ ਅੰਚਰ ਗਰਿ ਡਾਰੈ। ਜੋਰਿ ਜੋਰਿ ਦ੍ਰਿਗ ਨ੍ਰਿਪਹਿ ਨਿਹਾਰੈ। 
ਹਾਇ ਹਾਇ ਮੁਹਿ ਭੂਪਤਿ ਭਜਿਯੈ। ਕਾਮ ਕ੍ਰਿਯਾ ਮੋਰੇ ਸੰਗ _ਸਜਿਯੈ। ੧0 


ਨਹਿ ਨਹਿ ਪੁਨਿ ਜਿਮਿ ਜਿਮਿ ਨ੍ਰਿਪ ਕਰੈ। ਤਿਮਿ ਤਿਮਿ ਚਰਨ ਚੰਚਲਾ ਪਰੈ। 
ਹਹਾ ਨ੍ਰਿਪਤਿ ਮੁਹਿ ਕਰਹੁ _ਬਿਲਾਸਾ। ਕਾਮ _ਭੋਗ _ਕੀ ਪੁਰਵਹੁ _ਆਸਾ। _੧੧। 


ਕਹਾ ਕਰੌ ਕਹੁ ਕਹਾ ਪਧਾਰੌ। ਆਪ ਮਰੈ ਕੈ ਮੁਝੈ ਸੰਘਾਰੌ 

ਹਾਇ ਹਾਇ ਮੁਹਿ ਭੋਗ ਨ ਕਰਈ। ਤਾ ਤੇ ਜੀਅ ਹਮਾਰਾ ਜਰਈ। _੧੨। 
ਨਵੀਯਾ 

ਆਸਨ ਔਰ _ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਬੀਜ ਲੈ ਹੋ। 

ਰੀਝਿ ਹੈ ਜੋਨ ਉਪਾਇ ਗੁਮਾਨੀ ਤੈ ਤਾਹਿ ਉਪਾਇ ਸੋ ਤੋਹਿ ਰਿਝੈ ਹੋ। 


ਪੋਸਤ ਭਾਗ ਅਫੀਮ ਸਰਾਬ ਖਵਾਇ ਤੁਮੈ ਤਬ ਆਪੁ ਚੜੈ ਹੋ 
ਕੋਟ ਉਪਾਵ ਕਰੌ ਕ੍ਯੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈ ਹੋ। ੧੩। 


ਕੇਤਿਯੈ ਬਾਤ ਬਨਾਇ ਕਹੋ ਕਿਨ ਕੇਲ ਕਰੇ ਬਿਨੁ ਮੈ ਨ ਟਰੌਗੀ। 

ਆਜੁ ਮਿਲੇ ਤੁਮਰੇ ਬਿਨੁ ਮੈ ਤਵ ਰੂਪ ਚਿਤਾਰਿ ਚਿਤਾਰਿ ਜਰੌਗੀ। 

ਹਾਰ ਸਿੰਗਾਰ ਸਭੈ ਘਰ ਬਾਰ ਸੁ ਏਕਹਿ ਬਾਰ ਬਿਸਾਰਿ ਧਰੌਗੀ। 

ਕੈ ਕਰਿ ਪ੍ਯਾਰ ਮਿਲੋ ਇਕ ਬਾਰ ਕਿ ਯਾਰ ਬਿਨਾ ਉਰ _ਫਾਰਿ ਮਰੌਗੀ।੧੪। 


ਸੁੰਦਰ ਕੇਲ ਕਰੋ ਹਮਰੇ ਸੰਗ ਮੈ _ਤੁਮਰੌ ਲਖਿ ਰੂਪ _ਬਿਕਾਨੀ। 

ਠਾਵ ਨਹੀ ਜਹਾ ਜਾਉ ਕ੍ਰਿਪਾਨਿਧਿ ਆਜੁ _ਭਈ ਦੁਤਿ ਦੇਖ ਦਿਵਾਨੀ। 

ਹੋ _ਅਟਕੀ ਤਵ ਹੇਰਿ ਪ੍ਰਭਾ ਤੁਮ _ਬਾਧਿ ਰਹੈ ਕਸਿ ਮੋਨ ਗੁਮਾਨੀ। 

ਜਾਨਤ _ਘਾਤ ਨ ਮਾਨਤ _ਬਾਂਤ _ਸੁ ਜਾਤ _ਬਿਹਾਤ ਦੁਹੂੰਨ ਕੀ ਜ੍ਹਾਨੀ। _੧੫। 


ਜੇਤਿਕ ਪ੍ਰੀਤਿ ਕੀ ਰੀਤਿ ਕੀ ਬਾਤ ਸੁ ਸਾਹ ਸੁਤਾ ਨ੍ਰਿਪ ਤੀਰ ਬਖਾਨੀ। 
ਚੌਕ ਰਹਾ _ਚਹੂੰ ਓਰ ਚਿਤੈ ਕਰਿ ਬਾਧਿ ਰਹਾ ਮੁਖ ਮੌਨ ਗੁਮਾਨੀ 

ਹਾਹਿ ਰਹੀ ਕਹਿ ਪਾਇ ਰਹੀ ਗਹਿ ਗਾਇ ਥਕੀ ਗੁਨ ਏਕ ਨ ਜਾਨੀ। 
ਬਾਧਿ ਰਹਾ ਜੜ ਮੋਨਿ ਮਹਾ ਓਹਿ ਕੋਟਿ ਕਹੀ ਇਹ ਏਕ ਨ _ਮਾਨੀ। ੧੬। 


ਚਰਿਤ੍ਰ ਪਾਖਿਆਨ ੬0੧ 


ਰਾਜੇ ਨੇ ਕੁਮਾਰੀ ਨੂੰ (ਆਪਣੇ) ਘਰ ਨ ਬੁਲਾਇਆ ਅਤੇ ਆਪ ਜਾ ਕੇ ਉਸ ਦੀ ਸੇਜ 
ਸੁਸ਼ੋਭਿਤ _ਕੀਤਾ। ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ ਅਤੇ ਧੂਪ ਅਤੇ _ਅਰਗ _ਚੜ੍ਹਾ 
ਸੁਆਗਤ _ਕੀਤਾ।੭ 

ਸੁੰਦਰ ਸੇਜ _ਉਤੇ ਬਿਠਾਇਆ ਅਤੇ ਭੰਗ, ਅਫ਼ੀਮ ਤੇ ਸ਼ਰਾਬ ਮੰਗਾਈ। ਰਾਜੇ ਨੂੰ ਕਿਹਾ 
ਕਿ ਪਹਿਲਾਂ ਇਨ੍ਹਾਂ ਨੂੰ ਪੀਓ ਅਤੇ _ਫਿਰ ਮੈਨੂੰ _ਮਦਨਾਂਕੁਸ਼ (ਪੁਰਸ਼ ਇੰਦਰੀ) ਦਿਓ।੮। 


ਇਹ ਗੱਲ ਸੁਣ ਕੇ ਰਾਜਾ ਨ ਮੰਨਿਆ ਅਤੇ ਜਮ ਦੇ ਡੌਡੇ ਦੇ ਭੈ ਤੋਂ ਘਬਰਾ ਗਿਆ। 
ਕਹਿਣ ਲਗਾ ਕਿ ਮੈਂ ਤੇਰੇ ਨਾਲ ਸੈਯੋਗ ਨਹੀਂ ਕਰਾਂਗਾ ਅਤੇ ਭੁਲ ਕੇ ਵੀ ਭਿਆਨਕ ਨਰਕ 
ਵਿਚ _ਨਹੀਂ_ਪਵਾਂਗਾ।੯। 

(ਰਾਜੇ ਦੇ ਨਾਂਹ ਕਰਨ ਦੇ ਬਾਵਜੂਦ) ਤਿਵੇਂ ਤਿਵੇਂ (ਇਸਤਰੀ) ਗਲੇ ਵਿਚ ਪਲੂ ਪਾਉਂਦੀ 
ਸੀ ਅਤੇ ਅੱਖਾਂ ਜੋੜ ਜੋੜ ਕੇ ਰਾਜੇ ਨੂੰ ਵੇਖਦੀ ਸੀ। (ਉਹ) “ਹਾਇ ਹਾਇ” ( ਕਰ ਕੇ ਕਹਿੰਦੀ 
ਸੀ!) ਹੇ ਰਾਜਨ! ਮੇਰੇ ਨਾਲ ਭੋਗ _ਵਿਲਾਸ ਕਰੋ ਅਤੇ ਮੇਰੇ ਨਾਲ _ਕਾਮ-ਲੀਲ੍ਹਾ _ਰਚਾਓ।੧0। 

ਰਾਜਾ ਫਿਰ ਜਿਵੇਂ ਜਿਵੇਂ ਨਾਂਹ ਨਾਂਹ” ਕਰਦਾ ਸੀ, ਤਿਵੇਂ ਤਿਵੇਂ ਇਸਤਰੀ ਚਰਨੀ ਪੈਂਦੀ 
ਸੀ। (ਅਤੇ ਕਹਿੰਦੀ ਸੀ) ਹਾ ਹਾ ਰਾਜਨ! ਮੇਰੇ ਨਾਲ _ਵਿਲਾਸ ਕਰੋ ਅਤੇ (ਮੇਰੀ) ਕਾਮ 
ਭੋਗ ਦੀ ਆਸ ਪੂਰੀ ਕਰੋਂ।੧੧। 

ਦਸੋ, ਮੈਂ ਕੀ ਕਰਾਂ, ਕਿਥੇ ਜਾਵਾਂ, ਆਪ ਮਰ ਜਾਵਾਂ ਜਾਂ_(ਤੁਸੀਂ) ਮੈਨੂੰ ਮਾਰ ਦਿਓ। “ਹਾਇ 
ਹਾਇ” ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ, ਜਿਸ ਕਰ ਕੇ ਮੇਰਾ ਜੀ ਸੜ ਰਿਹਾ ਹੈ।੧੨। 
ਹਾਵੰਯਾ 

ਮੈਂ ਅਜ ਤੁਹਾਡੇ ਨਾਲ ਆਸਣ, _ਆਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ _ਕਰਾਂਗੀ। 
ਜਿਸ ਉਪਾ ਨਾਲ ਹੇ ਗੁਮਾਨੀ ਰਾਜਨ! ਤੁਸੀਂ ਰੀਝੋਗੇ, ਉਹੀ ਉਪਾ ਕਰ ਕੇ ਤੁਹਾਨੂੰ _ਰਿਝਾਵਾਂਗੀ। 
ਪੋਸਤ, ਭੰਗ, _ਅਫ਼ੀਮ ਅਤੇ _ਸ਼ਰਾਬ ਤੁਹਾਨੂੰ ਖਵਾ ਕੇ, ਤਦ ਆਪ _ਚੜ੍ਹਾਵਾਂਗੀ। ਹੇ ਮਿਤਰ! 
ਭਾਵੇਂ ਕਰੋੜਾਂ _ਉਪਾ ਕਿਉ ਨ ਕਰੋ, _ਪਰ (ਤੁਹਾਨੂੰ) _ਕਾਮ-ਕ੍ਰੀੜਾ ਕੀਤੇ _ਬਿਨਾ _ਜਾਣ ਨਹੀਂ 
ਦਿਆਂਗੀ।੧੩। 

ਤੁਸੀਂ _ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨ ਕਹੋ, ਮੈਂ ਰਤੀ-ਕ੍ਰੀੜਾ ਕੀਤੇ ਬਿਨਾ 
ਨਹੀਂ _ਟਲਾਂਗੀ। _ਅਜ ਤੁਹਾਡੇ ਮਿਲੇ _ਬਿਨਾ, ਮੈਂ ਤੁਹਾਡੇ ਰੂਪ ਦਾ ਧਿਆਨ ਕਰ _ਕਰ ਕੇ 
ਸੜਦੀ _ਰਹਾਂਗੀ। ਸਾਰੇ _ਹਾਰ ਸ਼ਿੰਗਾਰ ਅਤੇ ਘਰ ਬਾਰ ਇਕੋ ਹੀ ਵਾਰ ਭੁਲਾ ਦਿਆੰਗੀ। ਜਾਂ 
ਤਾਂ ਪਿਆਰ ਨਾਲ ਇਕ ਵਾਰ ਮਿਲੋ, ਨਹੀਂ ਤਾਂ ਯਾਰ ਤੋਂ ਬਿਨਾ ਮੈਂ ਛਾਤੀ ਪਾੜ _ਦਿਆਂਗੀ।੧੪। 

(ਹੇ ਰਾਜਨ!) ਮੇਰੇ ਨਾਲ ਕਾਮ-ਕ੍ਰੀੜਾ ਕਰੋ, ਮੈਂ _ਤੇਰਾ ਰੂਪ ਵੇਖ ਕੇ ਵਿਕ ਗਈ ਹਾਂ। ਹੇ 
ਕ੍ਰਿਪਾ ਨਿਧਾਨ! ਕੋਈ ਥਾਂ ਨਹੀਂ, ਜਿਥੇ _ਜਾਵਾਂ। (ਸੈਂ) ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ 


ਦੀਵਾਨੀ ਹੋ ਗਈ ਹਾਂ। ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਹੇ 


ਗੁਮਾਨੀ! ਤੁਸੀਂ ਕਿਸ ਲਈ ਮੋਨ ਧਾਰਨ ਕੀਤਾ ਹੋਇਆ ਹੈ। (ਤੁਸੀਂ) ਨ ਮੌਕਾ ਸਮਝ ਰਹੇ ਹੋ 
ਤੇ ਨ ਗੱਲ ਮੰਨ ਰਹੇ ਹੋ, ਦੋਹਾਂ ਦੀ ਜਵਾਨੀ ਵਿਅਰਥ _ਵਿਚ _ਬੀਤ _ਰਹੀ ਹੈ।੧੫। 

ਪ੍ਰੀਤ ਦੀ ਰੀਤ ਦੀ ਜਿਤਨੀ ਕੁ ਗੱਲ ਸੀ, ਸ਼ਾਹ ਦੀ _ਪੁੰਤਰੀ ਨੇ ਰਾਜੇ ਪੁਤਿ ਕਹਿ 
ਦਿੱਤੀ। (ਰਾਜਾ) ਹੈਰਾਨ ਹੋ ਕੇ ਚੌਹਾਂ ਪਾਸੇ ਵੇਖ ਰਿਹਾ ਸੀ ਅਤੇ ਗੁਮਾਨੀ ਨੇ ਮੁਖ ਉਤੇ ਚੁਪ 
ਸਾਧੀ ਹੋਈ ਸੀ। (ਉਹ) “ਹਾਇ ਹਾਇ? ਕਹਿੰਦੀ ਹੋਈ ਪੈਰਾਂ ਵੀ ਰਚੀ ਅਤੇ ਗੁਣ 
ਗਾ ਗਾ ਕੇ ਥਕ ਗਈ, (ਪਰ ਉਸ ਨੇ) ਇਕ ਨ ਸੁਣੀ। ਉਸ ਮੂਰਖ ਨੇ 
ਰਖਿਆ। ਉਸ ਨੇ ਅਨੇਕ ਗੱਲਾਂ ਕਹੀਆਂ, ਪਰ ਇਸ ਨੇ ਇਕ ਵੀ ਨ ਮੰਨੀ।੧੬। 


€੭ ॥੨੧੨ 


੬0੨ 


ਚੱਲ? 
ਜਬ _ਭੂਪਤਿ ਇਕ ਬਾਤ ਨ _ਮਾਨੀ। ਸਾਹ ਸੁਤਾ ਤਬ ਅਧਿਕ _ਰਿਸਾਨੀ। 
ਸਖਿਯਨ ਨੈਨ ਸੈਨ ਕਰਿ ਦਈ। ਰਾਜਾ ਕੀ _ਬਹੀਯਾ ਗਹਿ _ਲਈ। _੧੭। 


ਪਕਰਿ _ਰਾਵ ਕੀ ਪਾਗ _ਉਤਾਰੀ। _ਪਨਹੀ ਮੂੰਡ ਸਾਤ ਸੈ _ਝਾਰੀ। 
ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ। ਆਨਿ ਰਾਵ ਕੌ ਕਰੈ ਸਹਾਰੌ। ੧੮। 


ਭੂਪ ਲਜਤ ਨਹਿ ਹਾਇ _ਬਖਾਨੈ। _ਜਿਨਿ ਕੋਈ ਨਰ ਮੁਝੈ _ਪਛਾਨੈ। 


ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ। ਪਨਹੀ ਵਾਹਿ _ਮੂੰਡ ਪਰ _ਤੋਰੈ। ੧੯। 


ਰਾਵ ਲਖਾ ਤ੍ਰਿਯ ਮੁਝੈ ਸੰਘਾਰੋ। ਕੋਈ ਨ _ਪਹੁਚਾ ਸਿਵਕ _ਹਮਾਰੋ। 
ਅਬ ਯਹ ਮੁਝੈ ਨ ਜਾਨੈ ਦੈ ਹੈ। ਪਨੀ ਹਨਤ ਮਿਤ ਲੋਕ ਪਠੈ ਹੈ। ੨0। 


ਪਨਹੀ ਜਬ _ਸੋਰਹ ਸੈ _ਪਰੀ। ਤਬ ਰਾਜਾ ਕੀ ਆਖਿ ਉਘਰੀ। 
ਇਹ ਅਬਲਾ ਗਹਿ ਮੋਹਿ ਸੰਘਰਿ ਹੈ। ਕਵਨ ਆਨਿ_ਹ੍ਯਾ ਮੁਝੈ ਉਬਰਿ ਹੈ। _੨੧। 
ਪੁਨਿ ਰਾਜਾ ਇਹ ਭਾਤਿ ਬਖਾਨੋ। ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ। 
ਅਬ ਜੂਤਿਨ ਸੌ ਮੁਝੈ ਨ ਮਾਰੋ। ਜੌ ਚਾਹੋ ਤੋ ਆਨਿ ਬਿਹਾਰੋ। ੨੨॥। 
ਸਾਹ ਸੁਤਾ ਜਬ _ਯੌ_ਸੁਨਿ ਪਾਈ। ਨੈਨ ਸੈਨ ਦੈ ਸਖੀ ਹਟਾਈ। 
ਆਪੁ ਗਈ ਰਾਜਾ ਪਹਿ _ਧਾਇ। ਕਾਮ ਭੋਗ ਕੀਨਾ ਲਪਟਾਇ। ੨੩। 
ਪੋਸਤ _ਭਾਂਗ ਅਫੀਮ _ਮਿਲਾਇ। ਆਸਨ _ਤਾ ਤਰ _ਦਿਯੋ _ਬਨਾਇ। 
ਚੁੰਬਨ ਰਾਇ _ਅਲਿੰਗਨ ਲਏ। ਲਿੰਗ ਦੇਤ ਤਿਹ ਭਗ ਮੋ ਭਏ। ੨੪। 
ਮੋ ਲਿੰਗ ਦਿਯੋ ਰਾਜਾ ਜਬ। _ਰੁਚਿ ਉਪਜੀ ਤਰਨੀ ਕੇ ਜਿਯ ਤਬ। 
ਲਪਟਿ ਲਪਟਿ ਆਸਨ ਤਰ _ਗਈ। ਚੁੰਬਨ ਕਰਤ ਭੂਪ ਕੇ ਭਈ। ੨੫। 


ਗਹਿ ਗਹਿ ਤਿਹ ਕੋ ਗਰੇ ਲਗਾਵਾ। ਆਸਨ ਸੌ ਆਸਨਹਿ ਛੁਹਾਵਾ। 
ਅਧਰਨ ਸੌ ਦੋਊ ਅਧਰ _ਲਗਾਈ। ਦੁਹੂੰ _ਕੁਚਨ ਸੌ _ਕੁਚਨ _ਮਿਲਾਈ। ੨੬। 


ਇਹ ਬਿਧਿ ਭੋਗ _ਕਿਯਾ ਰਾਜਾ ਤਨ। ਜਿਹ ਬਿਧਿ ਰੁਚਾ _ਚੰਚਲਾ ਕੇ _ਮਨ। 
ਬਹੁਰੌ ਰਾਵ ਬਿਦਾ ਕਰਿ ਦਿਯੋ। ਅਨਤ ਦੇਸ ਕੋ ਮਾਰਗ _ਲਿਯੋ। ੨੭। 


ਰਤਿ ਕਰਿ ਰਾਵ ਬਿਦਾ ਕਰਿ _ਦਿਯਾ। ਐਸਾ _ਚਰਿਤ _ਚੰਚਲਾ _ਕਿਯਾ। 
ਅਵਰ ਪੁਰਖ ਸੌ_ਰਾਵ ਨ ਭਾਖਾ। ਜੋ _ਤ੍ਰਿਯ ਕਿਯ ਸੋ ਜਿਯ ਮੋ _ਰਾਖਾ। ੨੮। 


ਚਰਿਤ੍ਰ ਪਾਖਿਆਨ ੬0੩ 


ਚੱਪਾਣ 

ਜਦ ਰਾਜੇ ਨੇ ਇਕ ਗੱਲ ਵੀ ਨ ਮੰਨੀ, ਤਦ ਸ਼ਾਹ ਦੀ ਪੁੱਤਰੀ ਬਹੁਤ ਕ੍ਰੋਧਵਾਨ ਹੋਈ। 
(ਉਸ ਨੇ) ਸਖੀਆਂ ਨੂੰ ਔਖ ਦਾ ਇਸ਼ਾਰਾ ਕਰ ਦਿੱਤਾ ਅਤੇ (ਉਨ੍ਹਾਂ `ਨੇ) ਰਾਜੇ ਦੀਆਂ ਬਾਂਹਵਾਂ 
ਪਕੜ _ਲਈਆਂ।੧੭। 

ਰਾਜੇ ਨੁੰ ਪਕੜ _ਕੇ ਪਗ ਉਤਾਰ ਲਈ ਅਤੇ ਸਿਰ ਵਿਚ _ਸੌਂਤ ਸੌ ਜੁਤੀਆਂ _ਮਾਰੀਆਂ। 


ਉਥੇ ਕੋਈ ਹੋਰ ਪੁਰਸ਼ ਨਹੀਂ ਦਿਸਦਾ ਸੀ, ਜੋ ਆ ਕੇ ਰਾਜੇ ਦੀ ਸਹਾਇਤਾ _ਕਰਦਾ।੧੮। 

ਲਾਜ ਦਾ ਮਾਰਿਆ ਰਾਜਾ ਹਾਇ ਵੀ ਨਹੀਂ ਕਹਿ ਰਿਹਾ ਸੀ ਕਿ ਕਿਤੇ ਕੋਈ 
ਪਛਾਣ ਨ ਲਏ। ਸ਼ਾਹ ਦੀ ਪੁੱਤਰੀ ਇਸ ਤਰ੍ਹਾਂ ਰਾਜੇ ਨੂੰ ਛਡ ਨਹੀਂ ਰਹੀ ਸੀ ਅਤੇ ਜੁ 
ਦੇ ਸਿਰ ਉਤੇ ਤੋੜ ਰਹੀ _ਸੀ।੧੯। 

ਰਾਜੇ ਨੇ ਸਮਝ ਲਿਆ ਕਿ ਇਸਤਰੀ ਮੈਨੂੰ ਮਾਰ ਦੇਵੇਗੀ ਅਤੇ ਮੇਰਾ ਕੋਈ 
ਨਹੀਂ ਪਹੁੰਚਿਆ ਹੈ। ਹੁਣ ਇਹ ਮੈਨੂੰ ਜਾਣ ਨਹੀਂ ਦੇਵੇਗੀ ਅਤੇ _ਜੁਤੀਆਂ ਮਾਰ ਕੇ 
ਲੋਕ ਵਿਚ ਪਹੁੰਚਾ ਦੇਵੇਗੀ।੨0। 

ਜਦ ਸੋਲ੍ਹਾਂ ਸੌ ਜੁਤੀਆਂ ਧੈ ਚੁਕੀਆਂ ਤਾਂ ਰਾਜੇ ਦੀ ਅੱਖ ਖੁਲ੍ਹੀ। (ਸੋਚਣ _ਲਗਾ ਕਿ) 
ਇਹ ਅਬਲਾ ਮੈਨੂੰ ਪਕੜ _ਕੇ ਮਾਰ ਦੇਵੇਗੀ, ਕੌਣ ਇਥੇ ਆ ਕੇ ਮੈਨੂੰ ਬਚਾਏਗਾ।੨੧। 

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ--ਹੇ ਇਸਤਰੀ! ਮੈਂ ਤੇਰੇ ਚਰਿਤ੍ਰ ਨੂੰ ਜਾਣਿਆ ਨਹੀਂ 
ਸੀ। ਹੁਣ ਮੈਨੂੰ ਜੁਤੀਆਂ ਨਾਲ ਨ ਮਾਰੋਂ, ਜਿਵੇਂ ਚਾਹੋਂ, (ਮੇਰੇ ਨਾਲ) ਆ ਕੇ ਰਮਣ ਕਰੋ।੨੨। 


ਸ਼ਾਹ ਦੀ ਪੁੱਤਰੀ ਨੇ ਜਦੋਂ ਇਸ ਤਰ੍ਹਾਂ ਸੁਣਿਆ ਤਾਂ ਅੱਖ ਦੇ ਇਸ਼ਾਰੇ ਨਾਲ ਸਖੀਆਂ ਨੂੰ 
ਹਟਾ ਦਿੱਤਾ। ਆਪ ਰਾਜੇ ਕੋਲ ਭਜ ਕੇ ਗਈ ਅਤੇ ਲਿਪਟ ਲਿਪਟ ਕੇ _ਕਾਮ-ਭੋਗ ਕੀਤਾ।੨੩। 


ਪੋਸਤ, _ਭੰਗ ਅਤੇ ਅਫ਼ੀਮ _ਮਿਲਾ ਕੇ (ਸੇਵਨ ਕੀਤਾ) ਅਤੇ _ਉਸ ਹੇਠਾਂ ਚੰਗੀ ਤਰ੍ਹਾਂ 
ਆਸਣ _ਜਮਾਏ। ਰਾਜੇ ਨੇ _ਚੁੰਬਨ _ਅਤੇ _ਆਲਿੰਗਨ ਲਏ ਅਤੇ _ਉਸ _ਨਾਲ _ਮਰਦਾਵਾਂ ਕਰਮ 
ਕੀਤਾ।੨੪। 


ਜਦ ਰਾਜੇ ਨੇ ਪੁਰਸ਼ ਵਾਲਾ ਆਚਾਰ ਕੀਤਾ, ਤਦ ਇਸਤਰੀ ਦੇ ਮਨ ਵਿਚ ਬਹੁਤ ਰੁਚੀ 
ਪੈਦਾ ਹੋਈ। ਉਸ ਨੇ ਲਿਪਟ ਲਿਪਟ ਕੇ ਆਸਣ ਕੀਤੇ ਅਤੇ ਰਾਜੇ ਦੇ ਚੁੰਬਨ ਲੈਣ ਲਗੀ।੨੫। 


ਉਸ ਨੂੰ ਪਕੜ ਪਕੜ ਕੇ ਗਲੇ ਨਾਲ ਲਗਾਇਆ ਅਤੇ ਆਸਣ ਨਾਲ ਆਸਣ 
ਛੋਹਾਇਆ। ਦੋਹਾਂ ਬੁਲ੍ਹਾਂ ਨਾਲ ਬੁਲ੍ਹ ਲਗਾਏ _ਅਤੇ ਦੋਹਾਂ _ਕੁਚਾਂ ਨਾਲ _ਕੁਚ _ਮਿਲਾਏ।੨੬। 


ਉਸ ਨੇ ਰਾਜੇ ਨਾਲ ਇਸ ਤਰ੍ਹਾਂ ਦਾ ਭੋਗ ਕੀਤਾ ਜਿਹੋ ਜਿਹਾ ਇਸਤਰੀ ਦੇ ਮਨ ਨੂੰ 
ਚੰਗਾ _ਲਗਾ। (ਉਸ ਨੇ) ਫਿਰ ਰਾਜੇ ਨੂੰ ਵਿਦਾ ਕਰ ਦਿੱਤਾ ਅਤੇ ਕਿਸੇ ਦੂਜੇ ਦੇਸ ਦਾ ਰਾਹ 
ਫਤਿਆ।੨੭। 

ਰਤੀ-ਕ੍ਰੀੜਾ ਕਰ ਕੇ ਰਾਜੇ ਨੂੰ ਵਿਦਾ ਕਰ ਦਿੱਤਾ। ਇਸ ਤਰ੍ਹਾਂ ਦਾ _ਚੰਚਲਾ ਨੇ ਚਰਿਤ੍ਰ 
ਕੀਤਾ। ਰਾਜੇ ਨੇ ਕਿਸੇ ਹੋਰ ਆਦਮੀ ਨੂੰ ਨ _ਦਸਿਆ। ਜੋ ਇਸਤਰੀ ਨੇ ਕੀਤਾ, ਉਸ ਨੂੰ ਮਨ 
ਵਿਚ ਹੀ ਰਖਿਆ।੨੮। 


੬0੪ 


ਸੀ _ਦਸਮ-ਗੁੰਥ _ਸਾਹਿਬ 


ਦੰਹਰਾ 
ਕਿਤਕ _ਦਿਨਨ ਨ੍ਰਿਪ _ਚੰਚਲਾ _ਪੁਨਿ _ਵਹੁ ਲਈ _ਬੁਲਾਇ। 
ਰਾਨੀ ਕਰਿ ਰਾਖੀ ਸਦਨ ਸਕਾ ਨ ਕੋ ਛਲ ਪਾਇ। ੨੯। ੧। 
/ਲਤ' ਸੰ ਗਾਰੇਤੂ ਪਲਯਾਨੌ /ਤਰਯਾ ਲਾਰੇਤੋ ਅੰਤਾਂ ਡੂਪ' ਸਲਾਦ ਚਾਰ ਸੌ ਦੋਇ ਯੰਰੈਤ੍ਹਾ ਸਮਘਤਨਾ 
ਗਤ ਨਭ#ਆ ਸਤ? _੪%2/ -੭59੨੩/ %ਫੜੀੰ/ 
ਦੱਪਲ? 
ਸੁਨ ਨ੍ਰਿਪ ਔਰ ਚਰਿਤ੍ਰ _ਬਖਾਨੋ। ਜਿਹ _ਬਿਧਿ _ਕਿਯਾ _ਚੰਚਲਾ ਜਾਨੋ। 
ਅਨਦਾਵਤੀ ਨਗਰ ਇਕ ਸੋਹੈ। ਰਾਇ ਸਿੰਘ ਰਾਜਾ ਤਹ ਕੋ ਹੈ। ੧। 


ਸਿਵਦੇਈ ਤਿਹ ਨਾਰਿ _ਬਿਚਛਨ। _ਰੂਪਵਾਨ _ਗੁਨਵਾਨ _ਸੁਲਛਨ। 


ਰਾਜਾ ਆਪੁ ਚਰਿਤਰ _ਬਨਾਵਤ। ਲਿਖਿ ਲਿਖਿ ਪੜਿ _ਇਸਤ੍ਰਿਯਨ _ਸੁਨਾਵਤ। _੨। 


ਸਿਵਾ ਮਤੀ ਇਹ ਬਿਧਿ ਜਬ _ਸੁਨੀ। ਅਧਿਕ ਬਿਹਸਿ ਕਰਿ ਮੂੰਡੀ ਧੁਨੀ। 
ਅਸ ਕਰਿ ਇਸੈ ਚਰਿਤ੍ਰ ਦਿਖਾਊ। _ਯਾਹ ਭਜੋ ਯਾਹੀ ਤੇ _ਲਿਖਾਊ। ੩। 


ਜਿਹ ਤਿਹ ਬਿਧਿ ਭੂਪਹਿ ਫੁਸਲਾਇ। _ਮਿਲਤ ਭਈ ਦਿਨ ਹੀ ਕਹ ਆਇ। 
ਆਨਿ ਗਰੇ ਤਾ ਕੇ ਲਪਟਾਈ। _ਭਾਤਿ ਭਾਤਿ ਤਿਨ ਕੇਲ ਰਚਾਈ। ੪। 


ਭਾਤਿ _ਭਾਤਿ ਜਦ _ਪਤਿਹ _ਭਜਾ। ਤਊ ਨ ਤ੍ਰਿਯ ਆਸਨ ਤਿਹ _ਤਜਾ। 
ਭਾਤਿ ਭਾਤਿ ਉਰ ਸੋ ਉਰਝਾਨੀ। _ਨਿਰਖਿ ਭੂਪ ਕਾ ਰੂਪ _ਬਿਕਾਨੀ। ੫। 


ਭੋਗ ਕਮਾਇ ਗਈ ਡੇਰੈ ਜਬ। _ਸਖਿਯਨ ਸਾਥ _ਬਖਾਨੋ ਇਮ _ਤਬ। 
ਇਹ ਰਾਜੈ ਮੁਹਿ ਆਜੁ ਬੁਲਾਯੋ। ਦਿਨ ਹੀ ਮੋ ਸੰਗ ਭੋਗ ਕਮਾਯੋ। ੬। 


ਸਾਸੁ ਸਸੁਰ ਜਬ ਹੀ ਸੁਨ ਪਾਈ। ਔਰ ਸੁਨਤ ਭੀ ਸਗਲ _ਲੁਗਾਈ। 
ਆਜੁ ਰਾਜ ਯਾ ਸੋ ਰਤਿ ਮਾਨੀ। ਬੂਝਿ ਗਏ _ਸਭ ਲੋਗ _ਕਹਾਨੀ। _੭। 


ਪੁਨਿ ਸਿਵ ਦੇ ਇਹ ਭਾਤਿ ਉਚਾਰੋ। ਮੈ ਦੇਖਤ ਥੀ ਹਿਯਾ ਤਿਹਾਰੋ। 
ਬਾਤ ਕਹੇ ਮੁਹਿ ਏ ਕ੍ਯਾ ਕਰਿਹੈ। ਚੁਪ ਕਰਿ ਹੈ ਕਿ ਕੋਪ ਕਰਿ ਲਰਿਹੈ। ੮। 


੭/#ਤਲ 
ਦਿਨ ਕੋ ਐਸੋ ਕੋ ਤ੍ਰਿਯ ਕਰਮ ਕਮਾਵਈ। 
ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ। 
ਐਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ। 
ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ। ੯। 


ਚਰਿਤ੍ਰ ਪਾਖਿਆਨ ੬0੫ 


ਦੰਹਰਾ 

ਕਿਤਨਿਆਂ ਦਿਨਾਂ ਬਾਦ ਰਾਜੇ ਨੇ ਉਸ ਇਸਤਰੀ ਨੂੰ ਫਿਰ ਬੁਲਾ ਲਿਆ ਅਤੇ ਉਸ ਨੂੰ 
ਮਹੱਲ ਵਿਚ ਰਾਣੀ ਕਰ ਕੇ ਰਖ ਲਿਆ। (ਉਸ ਦੇ) ਛਲ ਨੂੰ ਕੋਈ ਵੀ ਨ ਸਮਝ ਸਕਿਆ।੨੯। 

/ਏਥੇਂ ਨੂੰ ਗਰੇਤੂੱਪ/ੰਮਆਨ ਦੇ ਤੂੰਆ ਗਾਰੇਤ੍ਹ ਦੇ ਮੰਤ ਭੂਪ ਸੰਵਾਦ ਦੇ 802ਵੇ' ਗਾਰੈੜ੍ਹ ਦੀ ਸਆਘਤਨ 

ਭਾ ਲਭ _ਹੈ/ _ 8/2/ ੧੨੩੪ ਜਲਦਾ/ 
ਚੱਪਾਣ 

ਹੇ ਰਾਜਨ! ਸੁਣੋ, ਇਕ ਹੋਰ ਚਰਿਤ੍ਰ ਕਹਿੰਦਾ ਹਾਂ ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ 
ਸੀ, ਸੋ ਜਾਣ _ਲਵੋਂ। _ਅਨਦਾਵਤੀ ਨਾਂ ਦਾ ਇਕ _ਨਗਰ ਹੁੰਦਾ ਸੀ। ਉਥੋਂ ਦਾ ਰਾਜਾ ਰਾਇ 
ਸਿੰਘ ਸੀ।੧। 

ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ _ਸੀ। ਉਹ _ਰੂਪਵਾਨ, ਗੁਣਵਾਨ ਅਤੇ 
ਚੋਗਿਆਂ ਲੱਛਣਾਂ ਵਾਲੀ _ਸੀ। _ਰਾਜਾ ਆਪ ਚਰਿਤ੍ਰ ਬਣਾਉਂਦਾ ਸੀ ਅਤੇ ਲਿਖ ਲਿਖ ਕੇ 
ਇਸਤਰੀਆਂ ਨੂੰ ਪੜ੍ਹ _ਕੇ ਸੁਣਾਉਂਦਾ ਹੁੰਦਾ _ਸੀ।੨। 

ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ (ਤਦ) ਬਹੁਤ ਹਸ _ਕੇ ਸਿਰ ਹਿਲਾਇਆ। 
(ਸੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ ਕਿ ਇਸ ਨਾਲ ਰਮਣ ਕਰ ਕੇ 
ਇਸੇ _ਤੋਂ` ਲਿਖਵਾਵਾਂਗੀ।੩। 

ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ ਦਿਨ ਨੂੰ ਹੀ ਆ ਕੇ ਮਿਲ ਪਈ। ਆ ਕੇ ਉਸ ਦੇ 
ਗਲੇ _ਨਾਲ _ਲਿਪਟ _ਗਈ ਅਤੇ ਭਾਂਤ ਭਾਂਤ _ਨਾਲ _ਕਾਮ-ਕ੍ਰੀੜਾ _ਕੀਤੀ।੪। 

(ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ, ਤਾਂ ਵੀ ਇਸਤਰੀ ਨੇ ਉਸ 
ਦਾ ਆਸਣ ਨ ਛਡਿਆ। ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ ਅਤੇ ਰਾਜੇ 
ਦਾ ਰੂਪ ਵੇਖ ਕੇ ਵਿਕ ਗਈ।੫। 

(ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ, ਤਦ _ਸਖੀਆਂ ਨਾਲ ਇਸ 
ਤਰ੍ਹਾਂ ਬਖਾਨ _ਕੀਤਾ। ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ ਅਤੇ ਦਿਨ ਵੇਲੇ ਹੀ ਮੇਰੇ 
ਨਾਲ ਭੋਗ ਕੀਤਾ _ਸੀ।੬। 

ਜਦੋਂ ਸੌਸ ਸਹੁਰੇ ਨੇ ਸੁਣ ਲਿਆ ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ ਕਿ 
ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ, ਤਾਂ ਸਾਰੇ ਲੋਕ _ਕਹਾਣੀ ਸਮਝ _ਗਏ।੭। 

ਫਿਰ ਸ਼ਿਵ ਦੇ (ਦੇਈ) ਨੇ ਇਸ ਤਰ੍ਹਾਂ ਕਿਹਾ! ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ ਕਿ 
ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ। ਚੁਪ ਕਰਦੇ ਹਨ ਜਾਂ_ਕ੍ਰੋਧਿਤ ਹੋਕੇ 
ਲੜਦੇ ਹਨ।੮। 


੭/=ਲ 


ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ _ਕਮਾਵੇਗੀ। (ਸਭ ਦੇ) 
ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ _ਦੇ _ਘਰ _ਜਾਵੇਗੀ। ਅਜਿਹਾ ਕੰਮ ਕਰ ਕੇ ਭਲਾ ਕੋਈ 
ਕਿਸੇ ਨੂੰ ਕਿਉਂ ਦਸੇਗੀ। ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿਚ _ਹੀ _ਰਖੇਗੀ।੯। 


ਸੀ _ਦਸਮ-ਗੁੰਥ _ਸਾਹਿਬ 


ਚੱਪਣਾ 
ਬੈਨ ਸੁਨਤ ਸਭਹਿਨ ਸਚੁ _ਆਯੋ। ਕਿਨੂੰ ਨ ਤਹ ਇਹ _ਕਥਹਿ ਚਲਾਯੋ 
ਜੋ ਕੋਈ ਐਸ ਕਰਮ ਕੌ ਕਰਿ ਹੈ। ਭੂਲਿ ਨ ਕਾਹੂ ਪਾਸ ਉਚਿਰ ਹੈ। ੧0। 


ਲੋਗਨ ਕਹਿ ਇਹ ਬਿਧਿ ਡਹਕਾਇ। _ਪਿਯ _ਤਨ ਪਤ੍ਰੀ ਲਿਖੀ _ਬਨਾਇ। 

ਮੋ ਪਰ ਯਾਰ ਅਨੁਗੂਹ _ਕੀਜੇ। ਇਹ ਭੀ ਚਰਿਤ ਗੁੰਥ ਲਿਖਿ ਲੀਜੇ। ੧੧। ੧ 

/ਏੱਤਾ ਡਾ ਗਾਰੇਤ੍ਹ ਪਲੂਯਾਨੋ /ਤਰਯਾ ਲਾਰੇਤ੍ਰੇਂ ਅੰ ਭੂਪ ਅੰਭਾਦੇ ਲਾਰ ਸੈਂ ਤੀਨ ਲਾਰਤ੍ੂਹ ਸਮਾਪਤਮ 

ਮਤ ਨਭ# ਮਤੁ/_ 86ਤ/ .-੭5੩੪/ %ਠਲੁੰ/ 
੭ੜਾ/ਹ ਸਾਜ਼ 
ਦੱਪਲ? 

ਸਤਿ ਸੈਧਿ ਇਕ ਭੂਪ ਭਨਿਜੈ। ਪ੍ਰਥਮੇ _ਸਤਿਜੁਗ ਬੀਚ _ਕਹਿਜੈ 
ਜਿਹ ਜਸ ਪੁਰੀ ਚੌਦਹੂੰ _ਛਾਯੋ। ਨਾਰਦ _ਰਿਖਿ ਤਬ ਰਾਇ ਮੰਗਾਯੋ। _੧। 


ਸਭ _ਦੇਵਨ ਕੋ ਰਾਜਾ _ਭਯੋ। ਬੁਹਮਾ ਤਿਲਕ ਆਪੁ ਤਿਹ ਦਯੋ। 
ਨਿਹਕੰਟਕ ਸੁਰ ਕਟਕ _ਕਿਯਾ ਸਬ। _ਦਾਨਵ ਮਾਰ ਨਿਕਾਰ ਦਏ ਜਬ। ੨। 


ਇਹ ਬਿਧਿ ਰਾਜ _ਬਰਖ ਬਹੁ __ਕਿਯਾ। ਦੀਰਘ _ਦਾੜ ਦੈਤ ਭਵ ਲਿਯਾ। 
ਦਸ ਸਹਸ ਛੂਹਨਿ ਦਲ ਲੈ ਕੈ। ਚੜਿ ਆਯੋ ਤਿਹ ਊਪਰ ਤੈ ਕੈ। ੩। 


ਸਭ _ਦੇਵਨ ਐਸੇ ਸੁਨਿ ਪਾਯੋ। ਦੀਰਘ _ਦਾੜ ਦੈਤ ਚੜਿ _ਆਯੋ। 
ਬੀਸ ਸਹਸ ਛੋਹਨਿ ਦਲ ਲਿਯੋ। ਵਾ ਸੋ ਜਾਇ ਸਮਾਗਮ ਕਿਯੋ। ੪। 


ਸੂਰਜ _ਕਹ _ਸੈਨਾਪਤਿ _ਕੀਨਾ। _ਦਹਿਨੇ ਓਰ ਚੰਦੂ ਕਹ _ਦੀਨਾ। 
ਬਾਈ ਓਰ _ਕਾਰਤਿਕੇ _ਧਰਾ। ਜਿਹ ਪੌਰਖ _ਕਿਨਹੂੰ ਨਹਿ _ਹਰਾ। ੫। 


ਇਹ ਦਿਸ ਸਕਲ ਦੇਵ ਚੜਿ _ਧਾਏ। ਉਹਿ ਦਿਸਿ ਤੇ ਦਾਨਵ ਮਿਲਿ ਆਏ। 
ਬਾਜਨ _ਭਾਤਿ _ਭਾਤਿ ਤਨ _ਬਾਜੇ। ਦੋਊ _ਦਿਸਿਨ ਸੂਰਮਾ _ਗਾਜੇ। _੬। 


ਦੈ ਦੈ ਢੋਲ ਬਜਾਇ ਨਗਾਰੇ। ਪੀ ਪੀ ਭਏ ਕੈਫ ਮਤਵਾਰੇ। 
ਤੀਸ ਸਹਸ _ਛੋਹਨਿ ਦਲ _ਸਾਥਾ। _ਰਨ ਦਾਰੁਨੁ _ਰਾਚਾ _ਜਗਨਾਥਾ। _੭। 


ਭਾਤਿ _ਭਾਤਿ ਮਾਰੂ ਜਬ _ਬਾਜੋ। ਦੀਰਘ _ਦਾੜ ਦੈਤ ਰਨ ਗਾਜੋ। 
ਤੀਛਨ ਬਾਨ ਦੋਊ ਦਿਸਿ _ਬਹਹੀ। ਜਾਹਿ ਲਗਤ ਤਿਹ ਮਾਝ ਨ __ਰਹਹੀ। ੮ 


ਧਾਵਤ ਭਏ ਦੇਵਤਾ ਜਬ _ਹੀ। ਦਾਨਵ ਭਰੇ ਰੋਸ ਤਨ ਤਬ ਹੀ। 
ਭਾਤਿ _ਭਾਤਿ _ਬਾਦਿਤ੍ਰ _ਬਜਾਇ। _ਖਤ੍ਰੀ ਉਠੇ _ਖਿੰਗ _ਖੁਨਸਾਇ। _੯। 


ਚਲੇ _ਬਾਨ ਦੁਹੂੰ ਓਰ _ਅਪਾਰਾ। _ਬਿਛੂਆ ਬਰਛੀ _ਬਜੂ _ਹਜਾਰਾ। 
ਗਦਾ _ਗਰਿਸਟ ਜਵਨ ਪਰ _ਝਰ _ਹੀ। ਸ੍ਯੰਦਨ ਸਹਿਤ ਚੂਰਨ ਤਿਹ ਕਰ __ਹੀ। _੧0। 


ਚਰਿਤ੍ਰ ਪਾਖਿਆਨ ੬02 


ਦਸਦਾ।੧0। 

ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ 
ਭੇਜੀ। ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿਚ ਲਿਖ _ਲਵੋਂ।੧੧। 

ਏਥੇ ਸੰ ਗਰੈਤ੍ਰੰਪ/#ਆਨ ਦੇ ਤੁਆ` ਲਾਰੇ ਦੇ ਮੰ ਡੂਪ ਸੰਵਾਦ ਦੇ 86ਤਵੇਂ ਗਰੇੜ੍ਹ ਦੀ ਸਪਤ 

ਭਾ ਲਭ _ਹੈ/ _8605/ -੭੧੩#/ _ਜਲਦਾ/ 

ਨਹ ਨੇ _/ਨੈਹਾ-- 
ਜੱਪਣਾ 

ਸਤਿ ਸੈਧਿ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ। (ਉਹ) ਪਹਿਲੇ (ਯੁਗ, ਅਰਥਾਤ) 
ਸਤਿਯੁਗ _ਵਿਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰਿਆ 
ਹੋਇਆ _ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ _ਬੁਲਾਇਆ।੧ 

(ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਬਣ _ਗਿਆ ਅਤੇ ਬੂਹਮਾ ਨੇ ਆਪ ਉਸ ਨੂੰ 
ਤਿਲਕ _ਲਗਾਇਆ। _ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ 
(ਨਿਹਕੰਟਕ) _ਕਰ _ਦਿੱਤਾ, ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ _ਕਢ _ਦਿੱਤਾ।੨। 

ਇਸ ਤਰ੍ਹਾਂ ਉਸ ਨੇ ਬਹੁਤ ਸਾਲਾਂ ਤਕ _ਰਾਜ _ਕੀਤਾ। (ਤਦ) ਦੀਰਘ ਦਾੜ੍ਹ ਦੈਂਤ ਨੇ 
ਜਨਮ _ਲਿਆ। _ਉਹ ਦਸ ਹਜ਼ਾਰ ਅਛੋਹਣੀ ਦਲ ਲੈ ਕੇ ਰੋਹ ਨਾਲ ਉਸ (ਰਾਜੇ) ਉਤੇ ਚੜ੍ਹ 
ਅਆਇਆ।ਤ। 

ਸਭ ਦੇਵਤਿਆਂ ਨੇ ਇਸ ਤਰ੍ਹਾਂ ਸੁਣ ਲਿਆ ਕਿ ਦੀਰਘ ਦੈਂਤ ਚੜ੍ਹ ਕੇ ਆ ਗਿਆ ਹੈ 
ਉਨ੍ਹਾਂ ਨੇ ਵੀ ਵੀਹ ਹਜ਼ਾਰ _ਅਛੋਹਣੀ ਦਲ ਲੈ ਕੇ ਉਸ ਨਾਲ ਜਾ ਕੇ ਟਾਕਰਾ _ਕੀਤਾ।੪। 


(ਦੇਵਤਿਆਂ ਨੇ) ਸੂਰਜ _ਨੂੰ _ਸੈਨਾ-ਪਤੀ _ਬਣਾਇਆ। ਸੱਜਾ ਪਾਸਾ _ਚੰਦੂਮਾ ਨੂੰ _ਦਿੱਤਾ। 


ਖੱਬੇ ਪਾਸੇ ਕਾਰਤਿਕੇਯ ਨੂੰ ਰਖਿਆ ਜਿਸ ਦੇ ਬਲ ਨੂੰ ਕਿਸੇ ਨੇ (ਕਦੇ) ਨਸ਼ਟ ਨਹੀਂ _ਕੀਤਾ।੫। 


ਇਸ ਪਾਸਿਓਂ ਸਾਰੇ ਦੇਵਤੇ ਚੜ੍ਹ _ਪਏ। _ਉਸ ਪਾਸੇ ਵਲੋਂ _ਸਾਰੇ ਦੈਂਤ ਮਿਲ ਕੇ ਆ 
ਗਏ। _ਕਈ ਤਰ੍ਹਾਂ ਦੇ ਵਾਜੇ _ਵਜਣ _ਲਗੇ। ਦੋਹਾਂ ਦਿਸ਼ਾਵਾਂ ਵਿਚ ਸੂਰਮੇ _ਗਜਣ _ਲਗੇ।੬। 


(ਉਨ੍ਹਾਂ ਨੇ) 'ਦੈ ਦੈ” ਕਰਦੇ ਢੋਲ ਅਤੇ ਨਗਾਰੇ ਵਜਾਏ ਅਤੇ ਸ਼ਰਾਬ ਪੀ ਪੀ ਕੇ 
ਮਤਵਾਲੇ ਹੋਂ _ਗਏ। _ਤੀਹ ਹਜ਼ਾਰ _ਅਛੋਹਣੀ ਸੈਨਾ ਵਿਚ ਪਰਮਾਤਮਾ ਨੇ ਭਿਆਨਕ ਯੁੱਧ _ਮਚਾ 
ਦਿੱਤਾ।੭। 

ਜਦ ਭਾਂਤ ਭਾਂਤ ਦੇ ਮਾਰੂ _ਵਾਜੇ ਵਜਣ ਲਗੇ, _(ਤਦ) ਦੀਰਘ ਦਾੜ੍ਹ ਦੈਂਤ ਰਣ ਵਿਚ 
ਗਜਣ _ਲਗਾ। ਦੋਹਾਂ ਪਾਸਿਓਂ ਤੋਂ _ਤਿਖੇ ਬਾਣ ਚਲ ਰਹੇ ਸਨ। ਜਿਸ ਨੂੰ ਜਾ ਕੇ ਲਗਦੇ, ਉਸ 
ਦੇ ਵਿਚ ਰਹਿੰਦੇ ਨਹੀਂ ਸਨ _(ਭਾਵ--ਪਾਰ ਹੋ ਜਾਂਦੇ ਸਨ)।੮ 

ਜਦ ਦੇਵਤੇ ਚੜ੍ਹ ਕੇ ਆ ਗਏ, (ਤਦ) ਦੈੱਤ ਵੀ ਰੋਹ ਨਾਲ ਭਰ ਗਏ। ਭਾਂਤ ਭਾਂਤ ਦੇ 
ਵਾਜੇ ਵਜਾਏ _ਗਏ। ਛਤ੍ਰੀ ਘੋੜਿਆਂ ਨੂੰ ਯੁੱਧ ਲਈ _ਉਤੇਜਿਤ _ਕਰਨ _ਲਗੇ।੯। 


ਦੋਹਾਂ ਪਾਸਿਆਂ ਤੋਂ _ਬੇਹਿਸਾਬ ਬਾਣ, _ਬਿਛੂਏ, _ਬਰਛੀਆਂ ਅਤੇ ਹਜ਼ਾਰਾਂ ਬਜੂ _ਚਲਣ _ਲਗੇ। 
ਜਿਸ _ਉਤੇ _ਭਾਰੀ _ਗਦਾਵਾਂ ਵਜਦੀਆਂ, ਉਨ੍ਹਾਂ ਨੂੰ _ਰਥਾਂ ਸਮੇਤ ਚੂਰ ਚੂਰ _ਕਰ _ਦਿੰਦੀਆਂ।੧0। 


੬0੮ 


ਸੀ _ਦਸਮ-ਗੁੰਥ _ਸਾਹਿਬ 


ਜਾ ਕੇ ਲਗੇ ਅੰਗ ਮੈ ਬਾਨਾ। ਕਰਾ ਬੀਰ ਤਿਹ ਸੂਰਗ ਪਯਾਨਾ। 
ਮਚ੍ਯੋ ਬੀਰ ਖੇਤ _ਬਿਕਰਾਲਾ। _ਨਾਚਤ _ਭੂਤ _ ਪ੍ਰੇਤ _ਬੇਤਾਲਾ। _੧੧। 


ਝੂਮਿ ਝੁਮਿ ਕਹੀ ਗਿਰੇ ਧਰਿਨ ਭਟ। ਜੁਦੇ ਜੁਦੇ ਕਹੀ ਅੰਗ ਪਰੇ _ਕਟਿ। 
ਚਲੀ ਸ੍ਰੋਨ ਕੀ ਨਦੀ _ਬਿਰਾਜੈ। _ਬੈਤਰੁਨੀ ਜਿਨ ਕੋ __ਲਖਿ ਲਾਜੈ। _੧੨। 


ਇਹ ਦਿਸਿ ਅਧਿਕ ਦੇਵਤਾ ਕੋਪੇ। ਉਹਿ ਦਿਸਿ ਪਾਵ ਦਾਨਵਨ ਰੋਪੇ। 
ਕੁਪਿ ਕੁਪਿ ਅਧਿਕ ਹਿ੍ਰਿਦਨ ਮੋ ਭਿਰੇ। ਜੂਝਿ ਜੂਝਿ ਗੇ ਬਹੁਰਿ ਨ ਫਿਰੇ। ੧੩। 


ਕੋਟਿਕ ਕਟਕ ਤਹਾ ਕਟਿ _ਮਰੇ। ਜੂਝੇ ਗਿਰੇ ਬਰੰਗਨਿਨ ਬਚੇ। 
ਦੋਊ ਦਿਸਿ ਮਰੇ ਕਾਲ ਕੇ ਪ੍ੇਰੇ। ਗਿਰੇ ਭੂਮਿ ਰਨ ਫਿਰੇ ਨ ਫੇਰੇ। ੧੪। 


ਸਤਿ ਸੈਧਿ ਦੇਵਿਸ ਇਤ ਧਾਯੋ। ਦੀਰਘ ਦਾੜ ਉਹ ਓਰ ਰਿਸਾਯੋ। 
ਬਜੂ ਬਾਣ ਬਿਛੂਆ ਕੈ ਕੈ ਬ੍ਰਣ। ਜੂਝਿ ਜੂਝਿ ਭਟ ਗਿਰਤ ਭਏ ਰਣ। ੧੫। 


ਜੋਗਿਨਿ ਜਛ ਕਹੂੰ _ਹਰਖਏ। ਭੂਤ ਪ੍ਰੇਤ ਨਾਚਤ ਕਹੂੰ _ਭਏ। 
ਕਹ ਕਹ ਕਹ ਕਲਿ ਸਾਹ ਸੁਨਾਵਤ। _ਭੀਖਨ _ਸੁਨੈ ਸਬਦ ਭੈ ਆਵਤ। _੧੬। 


ਫਿਰੈ ਦੈਤ ਕਹੂੰ ਦਾਤ ਨਿਕਾਰੇ। _ਬਮਤ ਸ੍ਰੋਨ ਕੇਤੇ ਰਨ ਮਾਰੇ। 
ਕਹੂੰ ਸਿਵਾ ਸਾਮੁਹਿ ਫਿਕਰਾਹੀ। ਭੂਤ _ਪਿਸਾਚ _ਮਾਸ ਕਹੂੰ _ਖਾਹੀ। _੧੭। 


ਸਕਟਾਬ੍ਯੂਹ ਰਚਾ ਸੁਰ ਪਤਿ _ਤਬ। ਕ੍ਰੌਚਾਬ੍ਯੂਹ _ਕਿਯੋ ਅਸੁਰਿਸ ਜਬ। 
ਮਚਿਯੋ _ਤੁਮਲ ਜੁਧ _ਤਹ _ਭਾਰੀ। ਗਰਜਤ ਭਏ ਬੀਰ ਬਲ _ਧਾਰੀ। _੧੮। 
ਗਏ ਜੋਧਾ ਕਹੀ _ਭਾਰੇ। ਦੇਵ ਗਿਰੇ ਦਾਨਵ ਕਹੀ ਮਾਰੇ। 

ਖੇਤ ਤਹ 


ਪਰਾ। ਦੋਊ ਦਿਸਿ ਇਕ ਸੁਭਟ ਨ ਉਬਰਾ। _੧੯। 


ਜੋ ਕਮ ਕ੍ਰਮ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ। 
ਤੀਸ ਸਹਸ ਛੂਹਨਿ ਜਹ ਜੋਧਾ। ਮੰਡ੍ਯੋ ਬੀਰ ਖੇਤ ਕਰਿ _ਕ੍ਰੋਧਾ। ੨0। 


ਪਤਿਅਨ ਸੋ _ਪਤੀਅਨ ਭਿਰਿ ਮਰੇ। ਸ੍ਹਾਰਨ ਕੇ ਸ੍ਹਾਰਨ ਛੈ ਕਰੇ। 
ਰਥਿਯਨ _ਤਹ _ਰਥਿਯਨ ਕੌ ਘਾਯੋ। _ਹਾਬਿਨ ਦੰਤੀ _ਸੂਰਗ _ਪਠਾਯੋ। _੨੧। 


ਚਰਿਤ੍ਰ ਪਾਖਿਆਨ ੬0੯ 


ਜਿਸ ਦੇ ਸ਼ਰੀਰ ਵਿਚ _ਬਣ ਲਗਦੇ, ਉਹ ਸੂਰਮੇ ਸਵਰਗ ਨੂੰ ਚਲੇ _ਜਾਂਦੇ। ਸੂਰਮਿਆਂ 
ਦਾ ਯੁੱਧ-ਭੂਮੀ ਵਿਚ ਭਿਆਨਕ ਯੁੱਧ ਮਚਿਆ ਅਤੇ ਭੂਤ, ਪ੍ਰੇਤ ਅਤੇ _ਬੈਤਾਲ ਨਚਣ _ਲਗੇ।੧੧। 

ਕਿਧਰੇ _ਝੂਮਦੇ ਹੋਏ ਸੂਰਮੇ ਧਰਤੀ ਉਤੇ _ਡਿਗੇ ਪਏ _ਸਨ ਅਤੇ ਕਿਧਰੇ (ਕਈਆਂ ਦੇ) 
ਅੰਗ ਕਟੇ ਹੋਏ ਵਖਰੇ ਵਖਰੇ ਪਏ ਸਨ। ਲਹੂ ਦੀ ਨਦੀ ਵਗ ਰਹੀ ਨੂ 
ਬੈਤਰੁਨੀ (ਵਿਸ਼ੇਸ਼ ਪੁਰਾਣਾਂ ਅਨੁਸਾਰ ਯਮ-ਲੋਕ ਤੋ ਉਰਲੇ ਪਾਸੇ ਵਗਣ ਵਾਲੀ, ਗੰਦਗੀ 
ਨਾਲ ਭਰੀ ਹੋਈ ਨਦੀ ਜੋ ਦੋ ਯੋਜਨ ਚੌੜੀ ਹੈ ਅਤੇ ਜੋ ਹਿੰਦੂ ਮਤ ਅਨੁਸਾਰ ਤਰ ਕੇ ਜਾਣੀ 
ਹੁੰਦੀ ਹੈ। ਅਜਿਹੇ ਸਮੇਂ ਦਾਨ ਕੀਤੀ ਗਊ (ਸਹਾਇਤਾ _ਕਰਦੀ ਹੈ) ਵੀ ਸ਼ਰਮਿੰਦੀ ਹੁੰਦੀ 
ਸੀ।੧੨। 

ਇਸ ਪਾਸੇ ਦੇਵਤੇ ਬਹੁਤ ਗੁੱਸੇ ਵਿਚ ਹੋਏ ਅਤੇ ਉਸ ਪਾਸੇ ਦੈਂਤਾਂ ਨੇ ਪੈਰ ਗਡ ਦਿੱਤੇ। 
ਹਿਰਦਿਆਂ ਵਿਚ ਅਧਿਕ ਕ੍ਰੋਧਿਤ ਹੋਕੇ, ਜੂਝ ਜੂਝ ਕੇ (ਮਰ) ਗਏ ਅਤੇ ਫਿਰ ਨ _ਪਰਤੇ।੧੩। 

ਬਹੁਤ ਸਾਰੇ ਸੂਰਮੇ ਉਥੇ ਕਟ ਕੇ ਮਰ _ਗਏ। _ਉਹ ਜੂਝ ਕੇ ਡਿਗ ਪਏ ਅਤੇ (ਉਨ੍ਹਾਂ 
ਨਾਲ) ਪਰੀਆਂ ਨੇ ਵਿਆਹ ਕਰਵਾ ਲਏ। ਕਾਲ ਦੇ ਪ੍ਰੇਰੇ ਹੋਏ ਸੂਰਮੇ ਦੋਹਾਂ ਪਾਸਿਆਂ ਤੋਂ ਮਰੇ। 
(ਸ਼ੂਰਵੀਰ) ਧਰਤੀ ਉਤੇ ਡਿਗ _ਪਏ ਅਤੇ _ਫਿਰ _ਨਹੀਂ__ਪਰਤੇ।੧੪। 

ਇਸ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੈਧਿ ਚੜ੍ਹ ਪਿਆ ਅਤੇ ਉਸ ਪਾਸੇ ਤੋਂ 
ਦੀਰਘ _ਦਾੜ੍ਹ _ਰੋਹ _ਵਿਚ ਆ ਗਿਆ। ਬਜੂ _ਬਾਣਾਂ ਅਤੇ _ਬਿਛੂਆਂ ਨਾਲ _ਘਾਇਲ _ਸ਼ੂਰਵੀਰ 
ਜੂਝ _ਜੂਝ _ਕੇ _ਰਣ-ਭੂਮੀ ਵਿਚ _ਡਿਗ _ਰਹੇ _ਸਨ।੧੫। 

ਕਿਤੇ ਜੋਗਣਾਂ ਅਤੇ _ਯਕਸ਼ ਖੁਸ਼ ਹੋ _ਰਹੇ ਸਨ ਅਤੇ ਕਿਤੇ ਭੂਤ-ਪ੍ਰੇਤ ਨਚ _ਰਹੇ _ਸਨ। 
ਕਲ (“ਕਲਿ”) “ਕਹ ਕਹ” ਕਰ ਕੇ ਕਿਲਕਾਰੀਆਂ ਸੁਣਾ ਰਹੀ ਸੀ। (ਉਹ) ਭਿਆਨਕ ਆਵਾਜ਼ 
ਸੁਣ ਕੇ ਡਰ ਲਗਦਾ ਸੀ।੧੬। 

ਕਿਤੇ ਦੈੱਤ ਦੰਦ _ਕਢੀ _ਫਿਰਦੇ ਸਨ, ਕਿਤਨੇ (ਸੂਰਮੇ) ਰਣ ਵਿਚ ਮਾਰੇ ਹੋਏ ਲਹੂ 
ਦੀਆਂ ਉਲਟੀਆਂ ਕਰ _ਰਹੇ ਸਨ। ਕਿਤੇ ਗਿਦੜੀ ਸਾਹਮਣੇ ਹੋ ਕੇ ਬੋਲ ਰਹੀ ਸੀ ਅਤੇ ਕਿਤੇ 
ਭੂਤ ਤੇ ਪਿਸ਼ਾਚ ਮਾਸ ਨੂੰ ਖਾ ਰਹੇ ਸਨ।੧੭। 

ਜਦ ਦੈਂਤਾਂ ਦੇ ਰਾਜੇ ਨੇ 'ਕ੍ਰੈਚਾਬ੍ਯੂਹ` _(ਅਰਥਾਤ[1 ਕ੍ਰੱਚ-ਸਾਰਸ ਦੀ ਸ਼ਕਲ ਦਾ ਫ਼ੌਜੀ 
ਘੇਰਾ) ਬਣਾਇਆ, _ਤਦ ਦੇਵਤਿਆਂ ਦੇ ਸੁਆਮੀ ਨੇ _“ਸਕਟਾਬ੍ਯੂਹ” _(ਅਰਥਾਤ--ਯੁੱਧ _ਵਿਚ 
ਗੱਡੇ ਦੇ ਸਰੂਪ ਵਰਗੀ ਆਯੋਜਿਤ ਸੈਨਿਕ ਟੁਕੜੀ) ਦੀ ਰਚਨਾ _ਕੀਤੀ। _ਉਥੇ _ਬਹੁਤ _ਘਮਸਾਨ 
ਯੁੱਧ ਮਚਿਆ ਅਤੇ _ਬਲਵਾਨ ਸੂਰਮੇ _ਗਜਣ _ਲਗੇ।੧੮। 

ਕਿਤੇ ਵੋਡੇ ਵੱਡੇ ਯੋਧੇ ਜੂਝ ਮੋਏ ਸਨ। ਕਿਤੇ ਦੇਵਤੇ ਅਤੇ ਕਿਤੇ ਦੈਂਤ ਮਾਰੇ ਹੋਏ ਡਿਗੇ 
ਪਏ _ਸਨ। ਯੁੱਧ-ਭੂਮੀ ਵਿਚ ਇਤਨੇ ਸੂਰਮੇ _ਡਿਗੇ ਸਨ ਕਿ ਦੋਹਾਂ ਪਾਸੇ ਇਕ ਵੀ ਸੂਰਮਾ ਨਹੀਂ 
ਬਚਿਆ ਸੀ।੧੯। 

ਜੇ ਮੈਂ ਸਿਲਸਿਲੇਵਾਰ ਕਥਾ ਸੁਣਾਵਾਂ ਤਾਂ ਗ੍ਰੰਥ ਦੇ ਵੱਡੇ ਹੋ ਜਾਣ ਕਰ ਕੇ ਡਰਦਾ ਹਾਂ। 
ਜਿਥੇ ਤੀਹ ਹਜ਼ਾਰ _ਅਛੋਹਣੀ ਯੋਧੇ ਸਨ, (ਉਨ੍ਹਾਂ ਸਾਰਿਆਂ ਨੇ) ਕ੍ਰੋਧਿਤ ਹੋਕੇ ਯੁੱਧ ਮਚਾਇਆ 
ਸੀ।੨0। 

ਸੈਨਾਪਤੀਆਂ ਨਾਲ _ਸੈਨਾਪਤੀ ਲੜ ਕੇ ਮਰ _ਗਏ। _ਸਵਾਰਾਂ ਨੇ ਸਵਾਰਾਂ ਨੂੰ 


ਨਸ਼ਟ 
ਦਿੱਤਾ। _ਰਥਾਂ _ਵਾਲਿਆਂ ਨੇ ਰਥਾਂ ਵਾਲਿਆਂ ਨੂੰ ਮਾਰ _ਮੁਕਾਇਆ। ਹਾਥੀਆਂ ਨੇ _ਹਾਥੀਆਂ 
ਸਵਰਗ ਭੇਜ ਦਿੱਤਾ।੨੧। 


॥%: ਹੈ| 


੬੧0 


ਸੀ _ਦਸਮ-ਗ੍ੂੰਥ _ਸਾਹਿਬ 


ਦਲਪਤਿ ਸੌ _ਦਲਪਤਿ _ਲਰਿ _ਮੂਆ। ਇਹ ਬਿਧਿ ਨਾਸ ਕਟਕ ਕਾ _ਹੂਆ। 
ਬਚੇ ਭੂਪ ਤੇ ਕੋਪ ਬਡਾਈ। _ਮਾਡਤ ਭੇ ਹਠ ਠਾਨਿ ਲਰਾਈ। ੨੨। 


ਰਨ _ਮਾਡਤ ਭੇ ਬਿਬਿਧ ਪੁਕਾਰਾ। ਦੈਤ ਰਾਟ ਅਰੁ ਦੇਵ ਨਿਰਿਪਾਰਾ। 
ਰਸਨਾ ਇਤੀ ਨ ਭਾਖ ਸੁਨਾਊ। ਗੁੰਥ `ਬਢਨ ਤੇ ਅਤਿ _ਡਰਪਾਊ। _੨੩। 


ਭੁਸੰਗਾ ਪੁਯਾਤ ਛੰਟਾ 
ਕਹਾ ਲੌ _ਬਖਾਨੌ ਮਹਾ ਲੋਹ ਮਚਿਯੋ। ਦੁਹੂੰ ਓਰ ਤੇ ਬੀਰ ਏਕੈ ਨ _ਬਚਿਯੋ। 
ਤਬੈ _ਆਨਿ ਜੂਟੇ ਦੋਊ ਛਤ੍ਰਧਾਰੀ। ਪਰਾ ਲੋਹ _ਗਾੜੋ _ਕੰਪੀ ਭੂਮਿ _ਸਾਰੀ। ੨੪। 


ਜੁਟੇ ਰਾਵ ਦੋਊ ਉਠੀ ਧੂਰਿ ਐਸੀ। ਪੂਲੈ ਕਾਲ ਕੀ ਅਗਨਿ ਕੀ ਧੂਮੂ ਜੈਸੀ। 
ਨ ਹਾਥੈ ਪਸਾਰਾ ਤਹਾ ਦ੍ਰਿਸਟਿ ਆਵੈ। ਕਛੂ _ਭੂਮਿ ਆਕਾਸ ਹੇਰੋ ਨ ਜਾਵੈ। _੨੫। 


੭%7ਤਲ 
ਤੀਸ ਸਹਸ _ਛੂਹਨਿ ਦਲ ਜਬ _ਜੂਝਤ _ਭਯੋ। 
ਦੁਹੂੰ ਨ੍ਰਿਪਨ ਕੇ ਕੋਪ ਅਧਿਕ ਤਬ ਹੀ ਭਯੋ। 
ਪੀਸਿ _ਪੀਸਿ _ਰਦਨਛਦ _ਬਿਸਿਖ _ਪੁਹਾਰਹੀ। 
ਹੋ ਜੋ ਜੀਯ ਭੀਤਰ ਕੋਪ ਸੁ ਪ੍ਰਗਟ ਦਿਖਾਰਹੀ। ੨੬। 


ਚੱਲ? 

ਬੀਸ ਬਰਸ ਨਿਸੁ ਦਿਨ ਰਨ ਕਰਾਂ। ਦੁਹੂੰ ਨ੍ਰਿਪਨ ਤੇ ਏਕ ਨ ਟਰਾ। 

ਅੰਤ ਕਾਲ ਤਿਨ ਦੁਹੂੰ ਖਪਾਯੋ। ਉਹਿ ਕੌ ਇਹ ਇਹ ਕੌ _ਉਹਿ ਘਾਯੋ। ੨੭। 
ਭਾਲੰਨਾ ਛੰਦ 

ਜਬੈ _ਛੂਹਨੀ ਤੀਸ ਸਾਹਸੂ ਮਾਰੇ। ਦੋਊ ਰਾਵਈ ਰਾਵ ਜੂਝੇ _ਕਰਾਰੇ। 


ਮਚਿਯੋ ਲੋਹ _ਗਾਢੌ ਉਠੀ _ਅਗਨਿ_ਜ੍ਹਾਲਾ। ਭਈ ਤੇਜ ਤੌਨੇ ਹੁੜੇ ਏਕ ਬਾਲਾ _੨੮। 


ਤਿਸੀ ਕੋਪ ਕੀ ਅਗਨਿ ਤੇ ਬਾਲ ਹ੍ਹੈ ਕੈ। ਹਸੀ ਹਾਥ ਮੈ ਸਸਤ੍ਰ ਔ ਅਸਤੁ ਲੈ ਕੈ। 
ਮਹਾ ਰੂਪ ਆਨੂਪ ਤਾ ਕੋ _ਬਿਰਾਜੈ। ਲਖੇ ਤੇਜ ਤਾ ਕੋ _ਸਸੀ ਸੂਰ ਲਾਜੈ। ੨੯੧ 


ਚੱਲ? 
ਚਾਰਹੁ _ਦਿਸਾ _ਫਿਰੀ ਜਬ _ਬਾਲਾ। ਜਾਨੋ ਨਾਗ ਰੂਪ _ਕੀ _ਮਾਲਾ। 


ਐਸ ਨ _ਕਤਹੂੰ ਪੁਰਖ _ਨਿਹਾਰਾ। ਨਾਥ _ਕਰੈ ਜਿਹ ਆਪੁ ਸੁਧਾਰਾ। ੩0। 


ਫਿਰ ਜਿਯ ਮੈ ਇਹ ਭਾਤਿ ਬਿਚਾਰੀ। ਬਰੌ ਜਗਤ ਕੇ _ਪਤਿਹਿ ਸੁਧਾਰੀ। 
ਤਾ ਤੇ ਕਰੌ ਦੀਨ ਹ੍ਹੈ ਸੇਵਾ। ਹੋਇ ਪ੍ਰਸੰਨ _ਕਾਲਿਕਾ ਦੇਵਾ। ੩੧। 


ਚਰਿਤ੍ਰ ਪਾਖਿਆਨ ੬੧੧ 


ਦਲਪਤੀਆਂ ਨਾਲ _ਦਲਪਤੀ ਲੜ _ਮੋਏ। _ਇਸ ਤਰ੍ਹਾਂ (ਸਾਰੀ) ਸੈਨਾ ਦਾ ਨਾਸ਼ ਹੋ 
ਗਿਆ। (ਜਿਹੜੇ) ਰਾਜੇ ਬਚੇ ਸਨ, ਉਨ੍ਹਾਂ ਨੇ ਕ੍ਰੋਧ ਵਧਾ ਕੇ ਹਠ ਪੂਰਵਕ ਲੜਾਈ _ਕਰਨ 
ਲਗ ਗਏ।੨੨। 

ਦੈਂਤਾਂ ਦਾ ਰਾਜਾ ਅਤੇ ਦੇਵਤਿਆਂ ਦਾ ਸੁਆਮੀ ਕਈ ਤਰੀਕਿਆਂ _ਨਾਲ ਯੁੱਧ _ਕਰਨ 
ਲਗੇ। ਮੇਰੀ ਜੀਭ ਵਿਚ ਇਤਨੀ ਸਮਰਥ ਨਹੀਂ_ਹੈ ਕਿ (ਸਭ ਦਾ) ਵਰਣਨ ਕਰ ਸਕਾਂ। ਗ੍ਰੰਥ 
ਦੇ ਵੱਡਾ ਹੋ ਜਾਣ ਤੋਂ ਵੀ ਡਰਦਾ ਹਾਂ।੨੩। 
ਭੁਸੰਨਾ ਪੁਯਾਤ ਛੰਦ 

ਕਿਥੋਂ ਤਕ ਵਰਣਨ ਕਰਾਂ, (ਉਥੇ) _ਬਹੁਤ _ਘਮਸਾਨ ਯੁੱਧ _ਹੋਇਆ। ਦੋਹਾਂ ਪਾਸਿਆਂ ਤੋਂ 
ਇਕ ਯੋਧਾ ਵੀ ਨ ਬਚਿਆ। ਤਦ ਦੋਵੇਂ ਛਤ੍ੁਧਾਰੀ ਆ ਕੇ (ਆਪਸ ਵਿਚ) ਜੁਟ ਗਏ। ਬਹੁਤ 
ਭਾਰਾ ਯੁੱਧ ਹੋਇਆ ਅਤੇ ਸਾਰੀ _ਧਰਤੀ ਕੰਬਣ ਲਗ _ਗਈ।੨੪। 

ਦੋਵੇਂ ਰਾਜੇ (ਆਪਸ ਵਿਚ) ਭਿੜ ਗਏ ਅਤੇ ਅਜਿਹੀ ਧੂੜ ਉਡੀ, ਜਿਹੋ ਜਿਹਾ _ਪਰਲੋ 
ਦੇ ਸਮੇਂ ਦੀ ਅਗਨੀ ਦਾ ਧੂੰਆਂ ਹੁੰਦਾ ਹੈ। ਉਥੇ _ਪਸਾਰਿਆ ਹੋਇਆ ਹੱਥ ਨਜ਼ਰ ਨਹੀਂ 
ਆਉਂਦਾ _ਸੀ। _ਧਰਤੀ ਅਤੇ ਆਕਾਸ਼ ਵੀ ਕੁਝ _ਵਿਖਾਈ ਨਹੀਂ ਦਿੰਦੇ ਸਨ।੨੫। 
੭%#ਤਾਲ 


ਜਦ ਤੀਹ ਹਜ਼ਾਰ _ਅਛੋਹਣੀ ਦਲ ਜੂਝ ਮਰਿਆ, _ਤਦ ਦੋਹਾਂ ਰਾਜਿਆਂ ਦਾ ਕ੍ਰੋਧ ਬਹੁਤ 
ਅਧਿਕ ਹੋ _ਗਿਆ। (ਉਹ) ਦੰਦ ਪੀਹ ਪੀਹ ਕੇ ਬਾਣ ਚਲਾਉਂਦੇ ਸਨ ਅਤੇ ਮਨ ਦਾ ਜੋ ਕ੍ਰੋਧ 
ਸੀ, ਉਸ ਨੂੰ ਪ੍ਰਗਟ ਕਰ _ਰਹੇ _ਸਨ।੨੬। 


ਚੱਪਣਾ 

ਵੀਹ ਸਾਲ _ਰਾਤ ਦਿਨ ਯੁੱਧ _ਕਰਦੇ ਰਹੇ। _ਪਰ ਦੋਹਾਂ ਰਾਜਿਆਂ ਵਿਚੋਂ 
ਟਲਿਆ। ਅੰਤ ਵਿਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ। ਉਸ ਨੇ ਨੂ 
ਇਸ ਨੇ ਉਸ ਨੂੰ ਮਾਰ ਦਿੱਤਾ।੨੭। 
ਭਾਲੰਨ ਛੰਦ 

ਜਦ ਤੀਹ ਹਜ਼ਾਰ _ਅਛੋਹਣੀ ਸੈਨਾ ਮਾਰੀ ਗਈ (ਤਦ) ਦੋਵੇ' 
ਕਠੋਰਤਾ ਨਾਲ ਜੂਝ _ਮਰੇ। _(ਤਦ) ਭਿਆਨਕ ਯੁੱਧ _ਮਚਿਆ ਅਤੇ _ਉਸ 
ਉਸ ਤੇਜ ਵਿਚੋਂ ਇਕ _'ਬਾਲਾ” (ਇਸਤਰੀ) ਪੈਦਾ ਹੋਈ।੨੮। 

ਉਸ ਕ੍ਰੋਧ ਦੀ ਅਗਨੀ ਵਿਚੋਂ ਬਾਲਾ ਨੇ ਪੈਦਾ ਹੋ. ਕੇ ਅਤੇ ਹੱਥ ਵਿਚ ਸ਼ਸਤੁ ਅਸਤ ਲੈ 
ਕੇ ਹਸਣ ਲਗੀ। ਉਸ ਦਾ ਮਹਾ ਰੂਪ ਅਨੂਪਮ ਸੀ। ਉਸ ਦੇ ਤੇਜ ਨੂੰ ਵੇਖ 
ਚੰਦੂਮਾ ਵੀ _ਸ਼ਰਮਾਉਂਦੇ _ਸਨ।੨੯। 
ਚੱਪਣਾ 

ਜਦ _ਬਾਲਾ ਚੌਹਾਂ ਪਾਸੇ ਫਿਰਨ _ਲਗੀ (ਤਾਂ ਇੰਜ ਲਗ _ਰਹੀ ਸੀ) ਮਾਨੋ _ਨਾਗ-ਰੂਪ 
(ਪਾਠਾਂਤਰ--'ਰਾਗ-ਰੂਪ”) _ਦੀ ਮਾਲਾ _ਹੋਵੇ। ਅਜਿਹਾ ਕਿਤੇ ਕੋਈ ਪੁਰਸ਼ ਨਹੀਂ _ਦਿਸ ਰਿਹਾ 
ਸੀ, ਜਿਸ ਨੂੰ (ਉਹ) ਆਪਣਾ ਨਾਥ _ਬਣਾ _ਸਕੇ।੩0। 

ਫਿਰ ਉਸ ਨੇ ਮਨ ਵਿਚ ਇਹ ਵਿਚਾਰ ਬਣਾਇਆ ਕਿ ਜਗਤ ਦੇ ਸੁਆਮੀ ਨਾਲ ਹੀ 
ਵਿਆਹ ਕੀਤਾ ਜਾਏ। ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ (ਜਿਸ ਕਰ ਕੇ) 
ਮਹਾਕਾਲ _(“ਕਾਲਿਕਾ ਦੇਵਾ”) ਪੁਸੰਨ ਹੋ__ਜਾਣ।੩੧। 


੬੧੨ 


ਸੀ _ਦਸਮ-ਗੁੰਥ _ਸਾਹਿਬ 


ਅਧਿਕ ਸੁਚਿਤ ਹ੍ਹੈ ਕੀਏ ਸੁਮੰਤ੍ਰਾ। ਭਾਤਿ ਭਾਤਿ ਤਨ ਲਿਖਿ ਲਿਖਿ ਜੰਤ੍ਹਾ। 
ਕ੍ਰਿਪਾ _ਕਰੀ _ਜਗਮਾਤ _ਭਵਾਨੀ। ਇਹ _ਬਿਧ _ਬਤਿਯਾ _ਤਾਹਿ _ਬਖਾਨੀ। _੩੨। 


ਕਰਿ ਜਿਨਿ ਸੋਕ ਹਿਰਦੈ ਤੈ ਪੁਤ੍ੀ। ਨਿਰੰਕਾਰ ਬਰਿ ਹੈ ਤੁਹਿ ਅਤ੍ਹੀ। 
ਤਾ ਕਾ ਧ੍ਯਾਨ ਆਜੁ ਨਿਸਿ ਧਰਿਯਹੁ। _ਕਹਿਹੈ ਜੁ ਕਛੂ ਸੋਈ ਤੁਮ ਕਰਿਯਹੁ। ੩੩। 


ਜਬ _ਅਸ ਬਰ ਤਿਹ _ਦਿਯੋ __ਭਵਾਨੀ। ਪ੍ਰਫੁਲਿਤ ਭਈ ਜਗਤ ਕੀ __ਰਾਨੀ। 
ਅਤਿ ਪਵਿਤੁ ਨਿਸਿ ਹੂਹੈ ਛਿਤ ਸੋਈ। ਜਿਹ ਠਾ ਔਰ ਨ ਦੂਸਰ ਕੋਈ। ੩੪। 


ਅਰਧ ਰਾਤਿ ਬੀਤਤ ਭੀ ਜਬ _ਹੀ। ਆਗ੍ਯਾ ਭਈ ਨਾਥ ਕੀ ਤਬ ਹੀ। 
ਸ੍ਰਾਸ ਬੀਰਜ ਦਾਨਵ ਜਬ ਮਰਿ ਹੈ। ਤਿਹ ਪਾਛੇ ਸੁੰਦਰਿ ਮੁਹਿ ਬੁਰਿ ਹੈ। ੩੫। 


ਇਹ ਬਿਧਿ ਤਿਹ ਆਗ੍ਯਾ ਜਬ _ਭਈ। _ਦਿਨਮਨਿ _ਚੜਿਯੋ ਰੈਨਿ _ਮਿਟਿ ਗਈ। 
ਸਾਜੇ ਸਸਤੁ _ਚੰਚਲਾ ਤਬ ਹੀ। ਰਨ ਕੌ ਚਲੀ ਸਾਥ ਲੈ ਸਬ ਹੀ। ੩੬। 


ਦੰਹਾਰਾ 
ਸਤੁ ਕੋ ਪੁਰ ਹੁਤੋਂ ਤਿਤ ਕਹ __ਕਿਯਾ _ਪਯਾਨ। 


ਜਹਾ 
ਬਿਕਟ ਅਸੁਰ ਕੋ _ਬੇੜਿ ਗੜ _ਦਹਦਿਸ ਦਿਯੋ _ਨਿਸਾਨ। _੩੭। 


ਚੱਪਣਾ 
ਦੁੰਦਭਿ ਸੁਨਾ ਸੁਵਨ ਮਹਿ ਜਬ ਹੀ। ਜਾਗਾ ਅਸੁਰ ਕੋਪ ਕਰਿ ਤਬ ਹੀ। 
ਐਸਾ ਕਵਨ ਜੁ ਹਮ ਪਰ ਆਯੋ। ਰਕਤ ਬਿੰਦ ਮੈ ਰਨਹਿ ਹਰਾਯੋ। ੩੮। 


ਇੰਦੂ ਚੰਦੂ ਸੂਰਜ _ਹਮ _ਜੀਤਾ। _ਰਾਵਨ ਜਿਤਾ _ਹਰੀ ਜਿਨ _ਸੀਤਾ। 
ਏਕ ਦਿਵਸ ਮੋ ਸੌ ਸਿਵ ਲਰਾ। ਤਾਹਿ ਭਜਾਯੋ ਮੈ ਨਹਿ ਟਰਾ। ੩੯। 


ਸਸਤੁ _ਸਾਜ ਦਾਨਵ ਰਨ _ਆਵਾ। _ਅਮਿਤ ਕੋਪ ਕਰਿ ਸੰਖ _ਬਜਾਵਾ। 
ਕਾਪੀ ਭੂਮ _ਗਗਨ _ਘਹਰਾਨਾ। _ਅਤੁਲ _ਬੀਰਜ _ਕਿਹ _ਓਰ _ਰਿਸਾਨਾ। _੪0। 


ਇਤਿ ਦਿਸਿ ਦੂਲਹ ਦੇਈ _ਕੁਮਾਰੀ। ਸਸਤੂ _ਸਾਜਿ ਰਥਿ _ਕਰੀ _ਸਵਾਰੀ। 
ਸਸਤੁੂਨ ਕਰਿ _ਪ੍ਰਨਾਮ ਤਿਹ _ਕਾਲਾ। _ਛਾਡਤ _ਭੀ _ਰਨ _ਬਿਸਿਖ _ਕਰਾਲਾ। _੪੧। 


ਲਗੇ _ਬਿਸਿਖ ਜਬ _ਅੰਗ _ਕਰਾਰੇ। ਦਾਨਵ ਭਰੇ ਕੋਪ ਤਬ _ਭਾਰੇ। 
ਮੁਖ ਤੇ ਸ੍ਹਾਸ ਸੁਮਿਤ ਹ੍ਹੈ ਕਾਢੇ। ਤਿਨ ਤੇ ਅਮਿਤ ਅਸੁਰ ਰਨ ਬਾਂਢੇ। ੪੨। 


ਤਿਨ ਕਾ ਬਾਲ ਬਹੁਰਿ ਬਧ _ਕਰਾ। ਉਨ ਕਾ ਸ੍ਰੋਨ ਪ੍ਰਿਥੀ ਪਰ ਪਰਾ। 
ਅਗਨਿਤ _ਬਢੇ _ਤਬੈ ਤਹ _ਦਾਨਵ। _ਭਛਤ ਭਏ ਪਕਰਿ _ਕਰਿ _ਮਾਨਵ। _੪੩। 


ਚਰਿਤ੍ਰ ਪਾਖਿਆਨ ੬੧੩ 


ਉਸ ਨੇ ਅਧਿਕ ਸਚੇਤ ਹੋ. ਕੇ ਵਿਚਾਰ ਕੀਤਾ ਅਤੇ ਭਾਂਤ ਭਾਂਤ ਦੇ ਜੰਤਰ _ਲਿਖੇ। 
ਜਗਤ ਮਾਤਾ _ਭਵਾਨੀ ਨੇ (ਉਸ ਉਤੇ) ਕ੍ਰਿਪਾ ਕੀਤੀ ਅਤੇ ਉਸ ਨੂੰ ਇਸ ਤਰ੍ਹਾਂ ਗੱਲ 
ਸਮਝਾਈ।੩੨। 

(ਭਵਾਨੀ ਨੇ ਕਿਹਾ--) ਹੈ ਪੁੱਤਰੀ! ਤੂੰ ਹਿਰਦੇ ਵਿਚ ਦੁਖ ਨ ਮੰਨਾ। ਨਿਰੈਕਾਰ ਅਸਤ੍ੁਧਾਰੀ 
ਤੇਰੇ ਨਾਲ (ਅਵੱਸ਼) ਵਿਆਹ _ਕਰਨਗੇ। ਤੂੰ ਅਜ ਰਾਤ ਨੂੰ ਉਸ ਦਾ ਧਿਆਨ ਧਾਰਨ _ਕਰੀਂ। 
ਜੋ ਕੁਝ ਉਹ ਕਹੇ, ਤਤ? ਉਹੀ ਕਰੀਂ।੩੩। 

ਜਦ ਉਸ ਨੂੰ ਭਵਾਨੀ ਨੇ ਇਸ ਤਰ੍ਹਾਂ ਦਾ ਵਰ ਦਿੱਤਾ, (ਤਦ ਉਹ) ਜਗਤ _ਦੀ ਰਾਣੀ 
ਪ੍ਰਸੰਨ ਹੋ ਗਈ। ਉਹ ਅਤਿ ਪਵਿਤੂੁ ਹੋ ਕੇ ਰਾਤ ਨੂੰ ਧਰਤੀ ਉਤੇ ਸੌਂ ਗਈ, ਜਿਥੇ ਹੋਰ ਕੋਈ 
ਦੂਜਾ ਨਹੀਂ _ਸੀ।੩੪। 

ਜਦੋਂ _ਔਧੀ ਰਾਤ ਬੀਤ _ਗਈ, _ਤਦੋਂ ਹੀ ਸੁਆਮੀ ਦੀ ਆਗਿਆ _ਹੋਈ। _ਜਦ _ਸ੍ਹਾਸ 
ਬੀਰਜ ਨਾਂ ਦਾ ਦੈਂਤ ਮਾਰਿਆ ਜਾਵੇਗਾ, _ਉਸ ਪਿਛੋਂ ਹੇ ਸੁੰਦਰੀ! (ਤੂੰ) ਮੈਨੂੰ _ਵਰੇਂਗੀ।੩੫। 


ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ, ਤਾਂ ਸੂਰਜ ਚੜ੍ਹਿਆ ਅਤੇ ਰਾਤ ਗੁਜ਼ਰ 
ਗਈ। ਤਦ ਹੀ ਬਾਲਾ ਨੇ ਸ਼ਸਤਰ ਸਜਾ ਲਏ ਅਤੇ ਸਭ ਨੂੰ ਨਾਲ ਲੈ ਕੇ ਯੁੱਧ ਲਈ ਚਲ 
ਪਈ।੩੬। 
ਦੰਹਰਾ 

ਜਿਧਰ ਵੈਰੀ ਦਾ ਨਗਰ _ਸੀ, ਉਧਰ ਨੂੰ ਚਲ ਪਈ। (ਉਸ ਨੇ) ਦੈੱਤ ਦੇ ਦ੍ਰਿੜ੍ਹ ਕਿਲ੍ਹੇ 
ਨੂੰ ਘੇਰ ਕੇ ਦਸਾਂ ਦਿਸ਼ਾਵਾਂ ਤੋਂ ਨਗਾਰੇ _ਵਜਾ _ਦਿੱਤੇ।੩੭। 
ਜੱ ਪਣਾ 

ਜਦੋਂ ਦੈਂਤ ਨੇ _ਨਗਾਰਿਆਂ ਦੀ ਆਵਾਜ਼ ਕੰਨਾਂ ਨਾਲ ਸੁਣੀ, ਤਦੋਂ ਬਹੁਤ ਕ੍ਰੋਧ ਕਰ ਕੇ 
ਜਾਗ _ਪਿਆ। ਅਜਿਹਾ ਕੌਣ ਹੈ ਜੋ ਮੇਰੇ ਉਤੇ ਚੜ੍ਹ _ਆਇਆ ਹੈ। ਮੈਂ ਤਾਂ ਰਕਤ ਬਿੰਦ 
(ਰਕਤ ਬੀਜ) ਨੂੰ ਵੀ _ਯੁੱਧ-ਭੂਮੀ ਵਿਚ ਹਰਾ ਦਿੱਤਾ _ਸੀ।੩੮। 

ਮੈਂ ਇੰਦਰ, ਚੰਦੂਮਾ ਅਤੇ ਸੂਰਜ ਨੂੰ ਜਿਤਿਆ ਹੈ ਅਤੇ (ਉਸ) ਰਾਵਣ ਨੂੰ ਵੀ ਜਿਤਿਆ 
ਹੈ ਜਿਸ ਨੇ ਸੀਤਾ ਹਰੀ ਸੀ। ਇਕ ਦਿਨ ਸ਼ਿਵ ਵੀ ਮੇਰੇ ਨਾਲ ਲੜਿਆ ਸੀ, (ਤਾਂ) ਮੈਂ ਉਸ 
ਨੂੰ ਵੀ ਭਜਾ ਦਿੱਤਾ ਸੀ। (ਅਤੇ ਆਪ) ਟਲਿਆ ਨਹੀਂ _ਸਾਂ।੩੯। 

(ਉਹ) ਦੈਂਤ ਸ਼ਸਤ੍ਰ ਸਜਾ ਕੇ ਰਣ-ਭੂਮੀ ਵਿਚ ਆ ਗਿਆ ਅਤੇ ਅਸੀਮ ਕ੍ਰੋਧ ਕਰ ਕੇ 
ਸੰਖ _ਵਜਾਇਆ। _(ਉਸ ਵੇਲੇ) ਧਰਤੀ ਕੰਬ ਗਈ ਅਤੇ ਆਕਾਸ਼ ਗਰਜਣ ਲਗ ਪਿਆ ਕਿ 
ਅਤੁਲ _ਬੀਰਜ _(ਸ੍ਹਾਸ _ਬੀਰਜ) _ਕਿਸ _ਪਾਸੇ _ਵਲ ਕ੍ਰੋਧਿਤ ਹੋਇਆ ਹੈ।੪0। 

ਇਸ ਪਾਸੇ _ਤੋਂ'_ਕੁਮਾਰੀ ਦੂਲਹ ਦੇਈ (ਬਾਲਾ) ਵੀ ਸ਼ਸਤ੍ਰ ਸਜਾ ਕੇ ਰਥ ਉਤੇ ਚੜ੍ਹ 
ਬੈਠੀ। ਉਸ ਵੇਲੇ ਸ਼ਸਤ੍ਰਾਂ ਨੂੰ ਪ੍ਰਨਾਮ ਕਰ ਕੇ (ਉਹ) ਰਣ-ਭੂਮੀ ਵਿਚ _ਵਿਕਰਾਲ ਬਾਣ _ਛਡਣ 
ਲਗਾੀ।੪੧। 

ਜਦ (ਦੈਂਤਾਂ ਦੇ) ਸ਼ਰੀਰ ਵਿਚ ਕਰੜੇ _ਬਾਣ ਵਜੇ, ਤਦ ਦੈਂਤ ਰੋਹ ਨਾਲ _ਭਰ _ਗਏ। 
ਜਦੋਂ ਉਹ ਥਕ ਕੇ ਮੂੰਹ ਤੋਂ ਸ੍ਹਰਾਸ ਕਢਦੇ ਤਾਂ ਉਨ੍ਹਾਂ ਤੋਂ _ਯੁੱਧ-ਭੂਮੀ ਵਿਚ ਅਣਗਿਣਤ ਦੈਂਤ 
ਵੱਧ ਜਾਂਦੇ।੪੨। 

ਤਦ ਬਾਲਾ ਨੇ ਉਨ੍ਹਾਂ ਦਾ ਬਧ ਕਰ ਦਿੱਤਾ। ਉਨ੍ਹਾਂ ਦਾ ਲਹੂ ਧਰਤੀ ਉਤੇ _ਡਿਗਿਆ। 
ਤਦੋਂ ਉਥੇ ਹੋਰ ਬੇਸ਼ੁਮਾਰ ਦੈਂਤ ਵੱਧ ਗਏ, ਜੋ ਮਨੁੱਖਾਂ ਨੂੰ ਪਕੜ ਪਕੜ ਕੇ _ਖਾਣ _ਲਗੇ।੪੩। 


੬੧੪ 


ਸੀ _ਦਸਮ-ਗੁੰਥ _ਸਾਹਿਬ 


ਜਬ ਅਬਲਾ ਕੇ _ਸੁਭਟ _ਚਬਾਏ। _ਦੂਲਹ ਦੇ ਤਿਹ _ਬਿਸਿਖ _ਲਗਾਏ। 
ਬੁੰਦਕਾ ਪਰਤ ਸ੍ਰੋਨ ਭੂਅ _ਭਏ। _ਉਪਜਿ ਅਸੁਰ _ਸਾਮਹਿ ਉਠਿ _ਧਏ। ੪੪। 


ਪੁਨਿ ਅਬਲਾ _ਤਿਨ ਬਿਸਿਖ ਪੁਹਾਰੇ। ਚਲੇ ਸ੍ਰੋਨ ਕੇ ਤਹਾ ਪਨਾਰੇ। 

ਅਸੁਰ ਅਨੰਤ ਤਹਾ ਤੇ ਜਾਗੇ। _ਜੂਝਤ ਭਏ ਪੈਗ ਨਹਿ _ਭਾਗੇ। ੪੫। 
ਭਾਜੰਨਾ ਛੰਦ 

ਜਬੈ ਓਰ ਚਾਰੌ ਉਠੇ ਦੈਤ _ਬਾਨੀ। _ਕਏ ਕੋਪ _ਗਾੜੋ ਲਏ ਧੂਲਿਧਾਨੀ। 

ਕਿਤੇ ਮੂੰਡ ਮੁੰਡੇ ਕਿਤੇ ਅਰਧ ਮੁੰਡੇ। ਕਿਤੇ ਕੇਸ ਧਾਰੀ ਸਿਪਾਹੀ ਪ੍ਰਚੋਡੇ। ੪੬। 


ਜਿਤੇ ਦੈਤ ਉਠੇ _ਤਿਤੇ ਬਾਲ ਮਾਰੇ। ਵੁਠੇ ਆਨਿ _ਬਾਨਾਨਿ ਬਾਂਕੇ ਡਰਾਰੇ। 
ਜਿਤੇ ਸ੍ਹਾਸ ਛੋਰੈ ਉਠੈ ਦੈਤ ਭਾਰੇ। ਹਠੀ ਮਾਰ ਹੀ ਮਾਰਿ ਕੈ ਕੈ ਪਧਾਰੇ। ੪੭। 


ਕਿਤੇ ਕੋਪ ਕੈ ਬੀਰ ਬਾਲਾ ਸੰਘਾਰੇ। ਜਿਤੇ ਦੈਤ ਢੂਕੇ ਮਹਾ _ਬਾਹੁ _ਭਾਰੇ। 


ਤਿਤ੍ਯੋ ਕਾ ਗਿਰਾ ਆਨਿ ਕੈ ਸ੍ਰੋਨ ਭੂ ਧੈ। ਉਠੇ ਨੇਕ ਜੋਧਾ ਮਹਾ ਭੀਮ ਰੂਪੇ। ੪੮। 


ਦੱਪਲ? 
ਤਿਨ ਕੀ ਭੂਮਿ ਜੁ ਮੇਜਾ ਪਰਹੀ। ਤਿਨ ਤੇ ਅਮਿਤ ਦੈਤ ਬਪੁ _ਧਰਹੀ। 
ਸ੍ਰੋਨ ਗਿਰੈ ਤਿਨ ਕੋ ਧਰ ਮਾਹੀ। ਰਥੀ ਗਜੀ ਬਾਜੀ ਹੂ ਜਾਹੀ। ੪੯। 


ਪ੍ਰਾਨ ਤਜਤ ਸ੍ਹਾਸਾ _ਅਰਿ ਤਜੈ। ਤਿਨ ਤੇ ਅਮਿਤ ਅਸੁਰ ਹ੍ਹੈ ਭਜੈ। 
ਕਿਤਕ ਅਸੁਰ ਡਾਰਤ ਭੂਅ ਲਾਰੈ। ਤਿਨ ਤੇ ਅਨਿਕ ਦੈਤ ਤਨ ਧਾਰੈ। _੫0। 


ਤਿਨ ਤੇ ਤਜਤ ਅਸੁਰ ਜੇ ਸ੍ਰਾਸਾ। ਤਿਨ ਤੇ ਦਾਨਵ ਹੋਹਿ ਪ੍ਰਕਾਸਾ। 
ਕਿਤਕ ਮਰਤ ਕੈ _ਤਰੁਨਿ ਸੰਘਾਰੇ। ਦਸੋ _ਦਿਸਿਨ ਮਹਿ ਅਸੁਰ ਨਿਹਾਰੇ। ੫੧। 


ਚਿਤ ਮੋ _ਕਿਯਾ ਕਾਲਕਾ _ਧ੍ਯਾਨਾ। _ਦਰਸਨ _ਦਿਯਾ _ਆਨਿ _ਭਗਵਾਨਾ। 


ਕਰਿ ਪ੍ਰਨਾਮ ਚਰਨਨ ਉਠਿ _ਪਰੀ। _ਬਿਨਤੀ _ਭਾਤਿ ਅਨਿਕ ਤਨ _ਕਰੀ। _੫੨। 


ਸਤਿ ਕਾਲ ਮੈ ਦਾਸ ਤਿਹਾਰੀ। ਅਪਨੀ ਜਾਨਿ _ਕਰੋ_ਪ੍ਰਤਿਪਾਰੀ। 
ਗੁਨ ਅਵਗੁਨ ਮੁਰ ਕਛੁ _ਨ_ਨਿਹਾਰਹੁ। _ਬਾਹਿ ਗਹੇ ਕੀ ਲਾਜ _ਬਿਚਾਰਹੁ। ੫੩। 


ਹਮ ਹੈ ਸਰਨਿ ਤੋਰ ਮਹਾਰਾਜਾ। ਤੁਮ ਕਹ _ਬਾਹਿ ਗਹੇ ਕੀ ਲਾਜਾ। 
ਜੋ ਤਵ ਭਗਤ ਨੈਕ ਦੁਖ ਪੈ ਹੈ। ਦੀਨ ਦ੍ਰਯਾਲ ਪ੍ਰਭੂ ਬਿਰਦੁ ਲਜੈ ਹੈ। ੫੪। 


ਔ ਕਹ ਲਗ ਮੈ ਕਰੌ ਪੁਕਾਰਾ। ਤੈ ਘਟ ਘਟ ਕੀ ਜਾਨ ਨਿਹਾਰਾ। 
ਕਹੀ ਏਕ ਕਰਿ ਸਹਸ _ਪਛਿਨਯਹੁ। ਆਪੁ ਆਪਨੇ _ਬਿਰਦਹਿ _ਜਨਿਯਹੁ। _੫੫। 


ਚਰਿਤ੍ਰ ਪਾਖਿਆਨ ੬੧੫ 


ਜਦ (ਉਨ੍ਹਾਂ ਦੈਂਤਾਂ ਨੇ) ਅਬਲਾ ਦੇ ਸੂਰਮਿਆਂ ਨੂੰ ਚਬਾਇਆ ਤਾਂ ਦੂਲਹ ਦੇਈ ਨੇ ਉਨ੍ਹਾਂ 
ਬਾਣ ਮਾਰੇ। ਉਨ੍ਹਾਂ `ਦੇ) ਲਹੂ ਦੀਆਂ ਬੂੰਦਾਂ ਧਰਤੀ _ਉਤੇ _ਪਈਆਂ। (ਉਨ੍ਹਾਂ ਵਿਚੋਂ) ਹੋਰ 
ਪੈਦਾ ਹੋ ਕੇ ਸਾਹਮਣੇ ਪਾਸਿਓਂ ਆ ਪਏ।੪੪। 

ਅਬਲਾ ਨੇ ਉਨ੍ਹਾਂ ਨੂੰ ਫਿਰ ਬਾਣ ਮਾਰੇ ਅਤੇ ਉਥੇ ਲਹੂ ਦੇ ਪਰਨਾਲੇ ਚਲ _ਪਏ। ਉਥੋਂ 
ਅਨੰਤ ਦੈੱਤ ਪੈਂਦਾ ਹੋ __ਗਏ। _(ਉਹ) ਜੂਝਦੇ ਰਹੇ ਪਰ (ਇਕ) ਕਦਮ ਵੀ ਨਹੀਂ _ਭਜੇ।੪੫। 
ਭਾਲੰਨ ਛੰਦ 

ਜਦੋਂ ਚੌਹਾਂ ਪਾਸਿਆਂ ਤੋਂ ਦੈਂਤ ਦੀ ਆਵਾਜ਼ ਆਣ ਲਗੀ, ਤਾਂ ਉਨ੍ਹਾਂ ਨੇ ਬਹੁਤ ਕ੍ਰੋਧ ਕੀਤਾ 
ਅਤੇ (ਹੱਥਾਂ ਵਿਚ) ਗੁਰਜ ('ਧੂਲਿਧਾਨੀ”) ਉਠਾ ਲਏ। _ਕਿਤਨਿਆਂ ਦੇ ਸਿਰ ਮੁੰਨੇ ਹੋਏ ਸਨ ਅਤੇ 
ਕਿਤਨੇ ਅੱਧੇ ਮੁੰਨੇ ਹੋਏ ਸਨ ਅਤੇ ਕਿਤਨੇ ਕੇਸ ਧਾਰੀ ਪੁਚੰਡ ਸਿਪਾਹੀ (ਡਟੇ ਹੋਏ ਸਨ)।੪੬। 

ਜਿਤਨੇ ਵੀ ਦੈਂਤ ਉਠੇ, ਉਤਨੇ ਹੀ ਬਾਲਾ ਨੇ ਮਾਰ ਦਿੱਤੇ। ਬਾਣਾਂ ਦੀ ਝੜੀ ਨਾਲ ਬਾਂਕੇ 
ਵੀਰ ਡਰਾ ਦਿੱਤੇ। (ਉਹ) ਜਿਤਨੇ _ਵੀ ਸੁਆਸ _ਛਡਦੇ, _(ਉਤਨੇ) ਬਹੁਤ ਵੱਡੇ ਦੈਂਤ ਉਠ 
ਖੜੋਦੇ। (ਉਹ) _ਹਠੀ 'ਮਾਰੋਂ ਮਾਰੋ? ਕਰਦੇ ਟੁਟ ਕੇ ਧੈ ਜਾਂਦੇ।੪੭। 

ਬਾਲਾ ਨੇ ਕ੍ਰੋਧ ਕਰ _ਕੇ ਕਿਤਨੇ ਹੀ ਸੂਰਮੇ _ਮਾਰ _ਦਿੱਤੇ। ਜਿਤਨੇ _ਵੀ ਭਾਰੀ ਭੁਜਾਵਾਂ 
ਵਾਲੇ ਦੈਂਤ ਉਥੇ ਢੁਕੇ, ਉਤਨਿਆਂ ਦਾ ਲਹੂ _ਧਰਤੀ ਉਤੇ ਆ ਡਿਗਿਆ ਅਤੇ ਉਸ ਵਿਚੋਂ 
ਅਨੇਕ _ਮਹਾਨ _ਵੱਡੇ ਆਕਾਰ _ਵਾਲੇ ਯੋਧੇ _ਉਠ _ਖੜੋਂਤੇ।੪੮। 


ਦਾ 
(ਹਥੀਆਂ ਵਾਲੇ) ਅਤੇ ਬਾਜੀ (ਘੋੜਿਆਂ ਵਾਲੇ) ਹੋ ਜਾਂਦੇ।੪੯। 

ਰਿ ਰੀ 
ਪੈਦਾ ਹੋ ਭਜ ਪੈਂਦੇ ਸਨ। ਕਿਤਨੇ ਦੈਂਤ ਭਮੀ ਉਤੇ ਮਹ ਤੋਂ ਲਾਲ੍ਹਾਂ _ਡਿਗਾਂਦੇ ਸਨ 
ਇਸੀ ਉਤ ਪਦ “ਨਕ ਸਨ।੫0। 

ਉਨ੍ਹਾਂ ਵਿਚੋਂ ਜੋ ਜੋ ਦੈਂਤ ਸਹਾਸ ਛਡਦੇ ਸਨ, ਉਨ੍ਹਾਂ ਤੋਂ (ਹੋਰ) ਦੈਂਤ ਪ੍ਰਗਟ ਹੋ ਰਹੇ ਸਨ। 
ਕਿਤਨੇ ਦੈਂਤ ਇਸਤਰੀ (ਬਾਲਾ) ਦੇ ਮਾਰਨ _ਨਾਲ ਮਾਰੇ _ਗਏ। _ਹਰ ਪਾਸੇ ਦੈਂਤ ਹੀ 
ਦਿਸ ਧੈ'ਦੇ।੫੧। 

ਕਾਲਕਾ ਨੇ _ਚਿਤ ਵਿਚ ਧਿਆਨ ਕੀਤਾ, (ਤਾਂ) ਭਗਵਾਨ ਨੇ ਆ ਕੇ ਦਰਸ਼ਨ ਦਿੱਤੇ। 
ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਉਤੇ ਡਿਗ ਪਈ ਅਤੇ ਅਨੇਕ ਤਰ੍ਹਾਂ 
ਨਾਲ ਬੇਨਤੀ _ਕੀਤੀ--।੫੨। 

ਹੇ ਸਤਿ ਕਾਲ! ਮੈਂ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ (ਮੇਰੀ) ਪਾਲਣਾ ਕਰੋਂ। ਮੇਰੇ 
ਗੁਣ ਅਤੇ ਅਵਗੁਣ ਕੁਝ _ਨ ਵੇਖੋ ਅਤੇ ਬਾਂਹ ਪਕੜਨ _ਦੀ ਲਾਜ _ਰਖੋ।੫੩। 


ਦੀ ਜੋ ਮਿਝ ਧਰਤੀ ਉਤੇ ਪਈ, ਉਸ ਵਿਚੋਂ ਵੀ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ 
ਧਾਰਨ ਕਰ _ਲਏ। ਉਨ੍ਹਾਂ ਜੋ ਲਹੂ ਧਰਤੀ ਉਤੇ ਡਿਗਦਾ, ਉਹ _ਰਥੀ (ਰਥਾਂ ਵਾਲੇ) ਗਜੀ 
ਅਘ ਦੈਂਤ 


ਹੇ ਮਹਾਰਾਜ! ਮੈਂ ਤੁਹਾਡੀ ਸ਼ਰਨ ਵਿਚ ਹਾਂ। ਤੁਹਾਨੂੰ ਬਾਂਹ ਪਕੜਨ ਦੀ ਲਾਜ ਹੈ। ਜੇ 
ਤੁਹਾਡਾ ਭਗਤ ਥੋੜਾ ਜਿੰਨਾ ਦੁਖ ਪਾਉਂਦਾ ਹੈ, ਤਾਂ ਹੇ ਦੀਨ ਦਿਆਲ ਪੂਭੂ! (ਤੁਹਾਡੀ) 
ਮਰਯਾਦਾ _ਹੀਣੀ ਹੁੰਦੀ ਹੈ।੫੪। 

ਹੋਰ ਮੈਂ ਕਿਥੋਂ ਤਕ ਪੁਕਾਰ ਕਰਾਂ, ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ। (ਤੁਸੀਂ 
ਮੇਰੀ) ਇਕ _ਵਾਰ ਦੀ ਕਹੀ ਹੋਈ ਨੂੰ ਹਜ਼ਾਰ ਵਾਰ ਪਛਾਣਦੇ ਹੋ। (ਤੁਸੀਂ) ਆਪ ਆਪਣੇ 
ਬਿਰਦ (ਮਰਯਾਦਾ) ਨੂੰ ਜਾਣਦੇ ਹੋ।੫੫। 


੬੧੬ 


ਸੀ _ਦਸਮ-ਗੁੰਥ _ਸਾਹਿਬ 
ਹੜ ਹੜ ਸੁਨਤ ਕਾਲ ਬਚ _ਹਸਾ। ਭਗਤ ਹੇਤ ਕਟਿ ਸੋ ਅਸਿ ਕਸਾ। 
ਚਿੰਤ ਨ ਕਰਿ ਮੈ ਅਸੁਰ ਸੰਘਰਿ ਹੋ। ਸਕਲ ਸੋਕ ਭਗਤਨ ਕੋ ਹਰਿ ਹੋ। ੫੬। 
ਅਮਿਤ ਅਸੁਰ ਉਪਜੇ ਥੇ _ਜਹਾ। ਪ੍ਰਾਪਤਿ ਭਯੋ ਕਾਲ _ਚਲਿ _ਤਹਾ। 
ਚਹੂੰ ਕਰਨ _ਕਰਿ ਸਸਤ੍ਰ ਪ੍ਰਹਾਰੇ। ਦੈਤ ਅਨੇਕ ਮਾਰ ਹੀ _ਡਾਰੇ। ੫੭। 
ਤਿਨ ਤੇ ਪਰਾ ਸ੍ਰੋਨ ਜੇ ਭੂ ਪਰ। ਅਸੁਰ ਅਮਿਤ ਧਾਵਤ ਭੇ ਉਠਿ ਕਰਿ। 
ਤਿਨ ਤੇ ਚਲਤ ਸ੍ਹਾਸ ਤੇ ਛੂਟੇ। ਅਮਿਤ ਦੈਤ ਰਨ ਕਹ ਉਠਿ ਜੂਟੇ। ੫੮। 


ਤੇ ਸਭ ਕਾਲ ਤਨਿਕ ਮੋ ਮਾਰੇ। ਚਲਤ ਭਏ ਭੂਅ ਰੁਧਿਰ ਪਨਾਰੇ। 
ਉਪਜਿ ਅਸੁਰ ਤਾ ਤੇ ਬਹੁ ਠਾਢੇ। ਧਾਵਤ ਭਏ ਰੋਸ ਕਰਿ ਗਾਢੇ। ੫੯। 


ਮਾਰਿ ਮਾਰਿ ਦਿਸਿ ਦਸੋ ਪੁਕਾਰੈ। ਤਿਨ ਤੇ ਅਮਿਤ ਅਸੁਰ ਤਨ ਧਾਰੈ। 
ਬਾਰ ਚਲਤ ਤਿਨ ਤੇ ਜੇ ਦੌਰੈ। ਤਿਨ ਤੇ ਹੋਤ ਅਸੁਰ ਪ੍ਰਗਟੌਰੈ। ੬0। 


ਲਗੇ ਘਾਇ ਜੇ ਸ੍ਰੋਨ ਬਮਾਹੀ। ਤਿਹ ਤੇ ਗਜ ਬਾਜੀ ਹ੍ਹੈ ਜਾਹੀ। 
ਤਿਹ ਤੇ ਚਲਿਤ ਅਮਿਤ ਜੋ ਸ੍ਹਾਸਾ। ਤਿਨ ਤੇ ਅਸੁਰ ਕਰਤ _ਪਰਗਾਸਾ। _੬੧। 


ਅਨਗਨ _ਕਾਲ _ਅਸੁਰ ਤਬ ਮਾਰੇ। ਪਰੇ ਭੂਮਿ _ਪਰ _ਮਨਹੁ ਮੁਨਾਰੇ। 
ਮੇਧਾ ਤੇ ਗਜ ਬਾਜ ਉਠਾਹੀ। ਸ੍ਰੋਨਤ ਕੇ ਦਾਨਵ ਹ੍ਹੈ _ਜਾਹੀ। ੬੨। 


ਬਾਨਨ ਕੀ ਬਰਖਾ ਉਠਿ _ਕਰਹੀ। ਮਾਰਿ ਮਾਰਿ ਕਰਿ ਕੋਪ ਉਚਰਹੀ। 
ਤਿਨ ਤੇ ਅਸੁਰਨ _ਕਿਯਾ ਪਸਾਰਾ। ਦਸੇ ਦਿਸਨ ਹੂੰ ਕਹ ਭਰਿ ਡਾਰਾ। ੬੩। 
ਵਹੈ _ਕਾਲਕਾ _ਅਸੁਰ _ਖਪਾਏ। _ਮਾਰਿ _ਦੁਬਹਿਯਾ _ਧੂਰਿ _ਮਿਲਾਏ। 

ਪੁਨਿ ਪੁਨਿ _ਉਠੈ ਪ੍ਰਹਾਰੈ _ਬਾਨਾ। _ਤਿਨ ਤੇ ਧਰਤ ਅਸੁਰ _ਤਨ ਨਾਨਾ। ੬੪। 
ਟੂਕ ਟੂਕ ਦਾਨਵ ਜੇ ਭਏ। ਤਿਨ ਤੇ ਅਨਿਕ ਅਸੁਰ ਹ੍ਹੈ _ਗਏ। 

ਤਾਹੀ ਤੇ ਦਾਨਵ ਬਹੁ ਹੈ ਕਰਿ। ਜੁਧ ਕਰੈ ਆਯੁਧ ਤੇ ਲੈ _ਕਰਿ। ੬੫। 
ਬਹੁਰਿ ਕਾਲ ਵੈ ਦੈਤ ਸੰਘਾਰੇ। ਤਿਲ ਤਿਲ ਪਾਇ ਟੂਕ ਕਰਿ ਡਾਰੇ। 
ਜੇਤਿਕ ਗਿਰੈ ਕੂਮਿ ਟੁਕ ਹ੍ਹੈ ਕੈ। ਤਿਤ ਹੀ ਉਠੈ ਆਯੁਧਨ ਲੈ ਕੈ। ੬੬। 


ਤਿਲ ਤਿਲ ਕਰਿ ਭਟ ਜਿਤਕ _ਉਡਾਏ। _ਤੇਤਕ ਤਹਾ ਅਸੁਰ ਬਨ _ਆਏ। 
ਤਿਨ ਕੇ ਟੂਕ ਟੂਕ ਜੇ ਕੀਏ। ਤਿਨ ਤੇ ਬਹੁ ਦਾਨਵ ਭਵ ਲੀਏ। ੬੭। 


ਕੇਤਿਕ ਤਹਾ ਸੁਭੈ ਦੌਤੀ ਰਨ। ਸੀਚਹਿ_ਸੁੰਡ ਬਾਰਿ ਤੇ ਸਭ _ਤਨ। 
ਦਾਤ _ਦਿਖਾਇ _ਤਜੈ _ਚਿੰਘਾਰਾ। _ਗਿਰਿ _ਗਿਰਿ ਪਰੈ _ਨਿਰਖਿ ਅਸਵਾਰਾ। ੬੮। 


ਚਰਿਤ੍ਰ ਪਾਖਿਆਨ ੬੧੭ 


ਇਹ ਬਚਨ ਸੁਣ ਕੇ ਕਾਲ _ਠਹਾਕਾ _ਮਾਰ _ਕੇ ਹਸਿਆ ਅਤੇ ਭਗਤ (ਦੀ ਰਖਿਆ 
ਲਈ) ਤਲਵਾਰ ਨੂੰ ਲਕ _ਨਾਲ _ਕਸਿਆ। (ਅਤੇ ਕਹਿਣ _ਲਗਾ--ਹੇ ਬਾਲਾ!) ਚਿੰਤਾ ਨ ਕਰ, 
ਮੈਂ ਦੈਂਤਾਂ ਨੂੰ ਮਾਰਾਂਗਾ ਅਤੇ _ਭਗਤਾਂ _ਦਾ _ਸਾਰਾ ਦੁਖ _ਦੂਰ _ਕਰਾਂਗਾ।੫੬। 

ਜਿਥੇ ਅਮਿਤ ਦੈਂਤ ਧੈਦਾ ਹੋਏ ਸਨ, ਕਾਲ ਚਲ ਕੇ ਉਥੇ ਜਾ ਪਹੁੰਚਿਆ। (ਉਸ ਨੇ) 
ਚੌਹਾਂ ਹੱਥਾਂ ਨਾਲ _ਸ਼ਸਤ੍ਹ _ਚਲਾਏ _ਅਤੇ ਅਨੇਕ ਦੈਂਤ _ਮਾਰ _ਦਿੱਤੇ।੫੭। 


ਭਰ ਵਿਚ ਮਾਰ ਦਿੱਤਾ ਅਤੇ ਧਰਤੀ ਉਤੇ ਲਹੂ ਦੇ _ਪਰਨਾਲੇ 


ਜਾ 
ਜ਼ਖਮ _ਲਗਣ _ਨਾਲ ਜੋ ਲਹੂ ਨਿਕਲਦਾ ਸੀ, ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ 
ਰਹੇਂ ਸਨ। ਉਨ੍ਹਾਂ ਦੇ ਜੋ ਬੇਸ਼ੁਮਾਰ ਸ੍ਰਾਸ ਚਲਦੇ ਸਨ, ਉਨ੍ਹਾਂ `ਤੋਂ ਦੈਂਤ ਪ੍ਰਗਟ ਹੋ ਰਹੇ _ਸਨ।੬੧। 


ਵਾ ੨੯ 


ਤਦ ਕਾਲ ਨੇ ਅਣਗਿਣਤ ਦੈਂਤਾਂ ਨੂੰ ਮਾਰ ਦਿੱਤਾ। ਉਹ ਧਰਤੀ ਉਤੇ ਇਸ ਤਰ੍ਹਾਂ ਪਏ 
ਸਨ, ਮਾਨੋ ਮੁਨਾਰੇ ਹੋਣ। _ਮਿਝ ਤੋਂ ਹਾਥੀ ਘੋੜੇ (ਬਣ ਕੇ) ਉਠਦੇ ਜਾ ਰਹੇ ਸਨ ਅਤੇ ਲਹੂ ਦੇ 
ਦੈਂਤ ਬਣਦੇ ਜਾ ਰਹੇ _ਸਨ।੬੨। 


ਕਹਿੰਦੇ ਸਨ। ਉਨ੍ਹਾਂ ਤੋਂ ਦੈਂਤਾਂ ਨੇ ਹੋਰ ਪਸਾਰਾ ਕੀਤਾ ਅਤੇ ਦਸਾਂ ਦਿਸ਼ਾਵਾਂ ਨੂੰ ਭਰ ਦਿੱਤਾ।੬੩। 


ਵਾਲਿਆਂ (ਸੂਰਮਿਆਂ) ਨੂੰ ਮਾਰ ਕੇ ਧੂੜ ਵਿਚ ਮਿਲਾ _ਦਿੱਤਾ। (ਉਹ) ਬਾਰ ਬਾਰ ਉਠ ਕੇ ਬਾਣ 


ਚਲਾਉਂਦੇ ਸਨ ਅਤੇ ਉਨ੍ਹਾਂ ਤੋਂ ਨਾਨਾ ਪ੍ਰਕਾਰ ਦੇ ਦੈਂਤ ਸ਼ਰੀਰ ਧਾਰਨ ਕਰਦੇ ਜਾ ਰਹੇ ਸਨ।੬੪। 

ਜੋ ਦੈਂਤ ਟੋਟੇ ਟੋਟੇ ਹੋ ਗਏ ਸਨ, ਉਨ੍ਹਾਂ ਤੋਂ ਹੋਰ ਅਨੇਕ ਦੈਂਤ ਪੈਦਾ ਹੋ ਗਏ _ਸਨ। 
ਉਨ੍ਹਾਂ ਤੋਂ ਬਹੁਤ ਦੈਂਤ ਪੈਂਦਾ ਹੋ_ ਕੇ ਅਤੇ ਸ਼ਸਤ੍ਰ _ਲੈ ਕੇ ਯੁੱਧ _ਕਰ ਰਹੇ _ਸਨ।੬੫। 

ਕਾਲ ਨੇ ਫਿਰ ਉਹ ਦੈੱਤ ਮਾਰ ਦਿੱਤੇ (ਅਤੇ ਉਨ੍ਹਾਂ ਨੂੰ) ਤਿਲ ਤਿਲ ਕਰ ਕੇ ਟੁਕੜੇ 
ਟੁਕੜੇ ਕਰ ਦਿੱਤਾ। ਜਿਤਨੇ ਵੀ ਧਰਤੀ ਉਤੇ ਟੋਟੇ ਹੋ ਕੇ ਡਿਗਦੇ ਸਨ, _ਉਤਨੇ ਹੀ (ਹੋਰ) 
ਸ਼ਸਤੁ _ਲੈ ਕੇ ਉਠ _ਖੜੋਂਦੇ _ਸਨ।੬੬। 

ਤਿਲ ਤਿਲ ਕਰ ਕੇ ਜਿਤਨੇ ਵੀ ਸੂਰਮੇ ਉਡਾਏ ਸਨ _(ਭਾਵ/ਮਾਰੇ ਸਨ), _ਉਤਨੇ _ਹੀ 
ਉਥੇ ਦੈਂਤ ਬਣ ਕੇ ਆ ਗਏ। ਉਨ੍ਹਾਂ ਦੇ ਜੋ ਟੋਟੇ ਟੋਟੇ ਕੀਤੇ ਸਨ, ਉਨ੍ਹਾਂ ਤੋਂ ਬਹੁਤ ਦੈੱਤ ਪੈਦਾ 
ਹੋ ਗਏ।੬ 


ਗ 


ਨੂੰ `ਸਿੰਜਦੇ _ਸਨ। (ਉਹ) ਦੰਦ ਵਿਖਾ ਕੇ ਚਿੰਘਾੜਦੇ ਸਨ, (ਉਨ੍ਹਾਂ ਨੂੰ) 
ਸਵਾਰ ਡਿਗ _ਡਿਗ ਪੈਂਦੇ ਸਨ।੬੮। 


੬੧੮ ਸੀ _ਦਸਮ-ਗੁੰਥ _ਸਾਹਿਬ 


ਕਹੂੰ _ਭੇਰ _ਭੀਖਨ _ਭਭਕਾਰਹਿ। ਕਹੂੰ ਬੀਰ _ਬਾਜੀ ਰਨ _ਡਾਰਹਿ। 
ਕਿਤਕ _ਸੂਰ _ਸੈਹਥੀ _ਫਿਰਾਵਤ। ਮਹਾ ਕਾਲ ਕੇ ਸਨਮੁਖ _ਧਾਵਤ। ੬੯। 


ਕੇਤਿਕ ਬਜੂ _ਬਰਛਿਯਨ ਲੈ ਕੈ। ਧਾਵਤ ਅਸੁਰ ਕੋਪ ਤਨ ਤੈ ਕੈ। 
ਕੋਪਿ ਕਾਲ ਪਰ ਕਰਤ ਪ੍ਹਾਰਾ। _ਜਾਨੁਕ _ਸਲਭ _ਦੀਪ _ਅਨੁਹਾਰਾ। _੭0। 


ਭਰੇ ਗੁਮਾਨ _ਬਡੇ _ਗਰਬੀਲੇ। _ਧਾਵਤ _ਚੌਪਿ ਚੜੇ _ਚਟਕੀਲੇ। 
ਪੀਸਿ _ਪੀਸਿ ਰਦਨਛਦ _ਦੋਊ। ਧਾਵਤ ਮਹਾ ਕਾਲ ਪਰ _ਸੋਊ। _੭੧। 


ਬਾਜਹਿ _ਢੋਲਿ ਮ੍ਰਿਦੰਗ _ਨਗਾਰਾ। _ਭੀਖਨ _ਕਰਤ _ਭੇਰ _ਭਭਕਾਰਾ। 
ਜੰਗ _ਮੁਚੰਗ _ਉਪੰਗ _ਬਜੇ _ਰਨ। _ਝਾਲਰਿ ਤਾਲ ਨਫੀਰਨ ਕੇ _ਗਨ। _੭੨। 


ਮੁਰਲੀ _ਮੁਰਜ _ਕਹੀ _ਰਨ _ਬਾਜਤ। ਦਾਨਵ ਭਰੇ _ਗੁਮਾਨਹਿ _ਗਾਜਤ। 
ਢੋਲਨ ਪਰ ਦੈ ਦੈ ਢਮਕਾਰੇ। ਗਹਿ ਗਹਿ _ਧਵਤ ਕ੍ਰਿਪਾਨ ਕਟਾਰੇ। _੭੩। 


ਦੀਰਘ ਦਾਤ ਕਾਢਿ ਕਈ ਕੋਸਾ। ਧਾਵਤ ਅਸੁਰ ਹੀਏ ਕਰਿ ਜੋਸਾ। 
ਮਾਰਨ ਮਹਾ ਕਾਲ ਕਹ _ਧਾਵੈ। ਮਨੋ _ਮਾਰਤ ਵੇਈ ਮਰਿ _ਜਾਵੈ। ੭੪। 


ਦਾਨਵ ਮਹਾ ਕੋਪ ਕਰਿ ਢੂਕੇ। ਮਾਰਹਿ ਮਾਰਿ ਦਸੋ ਦਿਸਿ ਕੂਕੇ। 
ਦੈ ਦੈ ਢੋਲਿ ਮ੍ਰਿਦੰਗ ਨਗਾਰੇ। _ਕਾਢਿ _ਅਰਿ ਦਾਤਿ ਡਰਾਰੇ। _੭੫। 


ਚਾਹਤ ਮਹਾ ਕਾਲ ਕਹ _ਮਾਰੋ। ਮਹਾ _ਪੂਰਖ ਨਹਿ ਕਰਤ ਬਿਚਾਰੋ। 
ਜਿਨ ਸਭ ਜਗ ਕਾ ਕਰਾ ਪਸਾਰਾ। ਤਾਹਿ _ਚਹਤ ਤੇ ਮੂੜ _ਸੰਘਾਰਾ। ੭੬। 


ਠੋਕਿ ਠੋਕਿ ਭੁਜ ਦੰਡਨ ਜੋਧਾ। ਧਾਵਤ ਮਹਾ _ਕਾਲ ਪਰ _ਕ੍ਰੋਧਾ। 

ਬੀਸ _ਪਦੁਮ ਦਾਨਵ ਤਵ ਭਯੋ। ਨਾਸ ਕਰਨ ਕਾਲੀ ਕੋ __ਧਯੋ। _੭੭। 
ਛੂਹਨਿ ਸਹਸ ਅਸੁਰ ਕੀ ਸੈਨਾ। ਧਾਵਤ ਭਈ _ਅਰੁਨ ਕਰਿ _ਨੈਨਾ। 
ਧਾਵਤ ਕੋਪ ਅਮਿਤ ਕਰਿ ਭਏ। ਪ੍ਰਿਥਵੀ ਕੇ ਖਟ ਪਟ ਉਡਿ ਗਏ। ੭੮। 


ਏਕੈ ਪੁਰ ਪ੍ਰਿਥਵੀ ਰਹਿ ਗਈ। ਖਟ ਪਟ ਹਯਨ ਪਗ _ਉਡਿ ਗਈ। 
ਜਨੁ ਬਿਧਿ ਏਕੈ ਰਚਾ _ਪਯਾਰਾ। ਗਗਨ _ਰਚੇ ਦਸ ਤੀਨਿ ਸੁਧਾਰਾ। ੭੯। 


ਮਹਾਦੇਵ ਆਸਨ ਤੇ _ਟਰਾ। _ਬੂਹਮਾ ਤ੍ਰਸਤ ਬੂਟ ਮਹਿ _ਦੁਰਾ। 


ਨਿਰਖਿ _ਬਿਸਨ ਰਨ ਅਧਿਕ _ਡਰਾਨਾ। ਦੂਰਾ ਸਿੰਧ ਕੇ ਬੀਚ _ਲਜਾਨਾ। ੮0। 


ਚਰਿਤ੍ਰ ਪਾਖਿਆਨ ੬੧੯ 


ਕਿਤੇ ਭਿਆਨਕ _ਭੇਰੀਆਂ _ਭਭਕਾਰ _ਰਹੀਆਂ _ਸਨ। _ਕਿਤੇ ਘੋੜੇ ਸੂਰਮਿਆਂ ਨੂੰ _ਰਣ- 
ਭੂਮੀ ਵਿਚ _ਡਿਗਾਉਂਦੇ _ਸਨ। _ਕਿਤਨੇ _ਹੀ ਸੂਰਮੇ _ਸੈਹਥੀਆਂ (ਬਰਛੀਆਂ) ਨੂੰ _ਘੁੰਮਾਉਂਦੇ ਸਨ 
ਅਤੇ ਮਹਾ _ਕਾਲ ਨੂੰ _ਸਾਹਮਣਿਓਂ ਪੈਂਦੇ ਸਨ।੬੯। 

ਕਿਤਨੇ ਹੀ ਦੈਂਤ ਬਜੂ _ਅਤੇ _ਬਰਛੀਆਂ ਲੈ ਕੇ ਕ੍ਰੋਧ ਨਾਲ ਧਾਵਾ ਕਰਦੇ ਸਨ। ਕ੍ਰੋਧਿਤ 
ਹੋ ਕੇ ਕਾਲ ਉਤੇ ਵਾਰ ਕਰਦੇ ਸਨ। (ਇੰਜ ਲਗਦਾ ਸੀ) ਮਾਨੋ ਦੀਵੇ ਉਤੇ (ਸੜਨ ਵਾਲੇ) 
ਪਤੰਗਿਆਂ ਵਰਗੇ ਹੌਣ।੭0। 

ਉਹ ਹੰਕਾਰ ਦੇ ਭਰੇ ਹੋਏ ਬਹੁਤ ਹੰਕਾਰੀ ਸਨ ਅਤੇ ਉਮੰਗ _ਭਰੇ ਬੜੀ ਫੁਰਤੀ ਨਾਲ 
ਜਾ ਪੈਂਦੇ ਸਨ। ਦੋਹਾਂ ਬੁਲ੍ਹਾਂ `ਨੂੰ ਦੰਦਾਂ ਨਾਲ ਪੀਹ ਪੀਹ ਕੇ ਮਹਾ ਕਾਲ ਉਤੇ ਧਾਵਾ ਕਰ ਰਹੇ 
ਸਨ।੭੧। 

ਢੋਲ, _ਮਿਰਿਦੰਗ ਅਤੇ ਨਗਾਰੇ _ਵਜ ਰਹੇ _ਸਨ ਅਤੇ _ਭੇਰੀਆਂ ਭਿਆਨਕ _ਭਭਕਾਰ _ਕਰ 
ਰਹੀਆਂ _ਸਨ। _ਰਣ-ਭੂਮੀ ਵਿਚ ਜੰਗ, _ਮੁਚੰਗ, _ਉਪੰਗ, _ਝਾਲਰ, _ਤਾਲ _ਅਤੇ _ਨਫ਼ੀਰੀਆਂ ਦੇ 
ਸਮੂਹ _ਵਜ ਰਹੇ _ਸਨ।੭੨। 

ਕਿਧਰੇ _ਰਣ-ਭੂਮੀ ਵਿਚ _ਮੁਰਲੀਆਂ, _ਮੁਰਜ ਆਦਿ ਵਜ ਰਹੇ _ਸਨ। ਦੈੱਤ ਗੁਮਾਨ ਨਾਲ 
ਭਰੇ _ਹੋਏ ਗਰਜ _ਰਹੇ _ਸਨ। _ਢੋਲਾਂ _ਉਤੇ _ਡਗੇ ਮਾਰ ਮਾਰ ਕੇ ਅਤੇ ਕ੍ਰਿਪਾਨਾਂ ਅਤੇ _ਕਟਾਰਾਂ 
ਪਕੜ _ਪਕੜ ਕੇ ਭਜੇ ਫਿਰਦੇ ਸਨ।੭੩। 

ਕਈ ਕੋਹਾਂ ਜਿੰਨੇ ਲੰਬੇ ਦੰਦ ਕਢ ਕੇ ਅਤੇ ਹਿਰਦੇ ਵਿਚ ਜੋਸ਼ ਵਧਾ ਕੇ ਦੈਂਤ ਧਾਵਾ 
ਕਰ ਰਹੇ _ਸਨ। (ਉਹ) ਮਹਾ ਕਾਲ ਨੂੰ ਮਾਰਨ ਲਈ ਧਾਵਾ ਕਰਦੇ ਸਨ। (ਇੰਜ ਪ੍ਰਤੀਤ ਹੁੰਦਾ 
ਸੀ) ਮਾਨੋ ਮਾਰਦੇ ਹੋਏ ਉਹ ਆਪ ਹੀ ਮਰ ਜਾਂਦੇ ਹੋਣ।੭੪। 


ਦੰਦ ਕਢ ਕੇ _ਡਰਾਉਂਦੇ _ਸਨ।੭੫। 


ਉਹ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ, ਪਰ ਉਹ ਮਹਾ ਮੂਰਖ ਵਿਚਾਰ 
ਸਨ ਕਿ ਜਿਸ ਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੋਇਆ ਹੈ 
ਚਾਹੁੰਦੇ ਸਨ।੭੬। 


ਮਾਰੋ 
ਕੂਕਣ ਲਗੇ _ਸਨ। ਢੋਲ, _ਮ੍ਰਿਦੰਗ ਅਤੇ ਨਗਾਰੇ ਦੈ ਦੈ (ਕਰ _ਕੇ ਵਜਦੇ ਸਨ) ਅਤੇ 
ਨਹੀਂ 
ਟੂ 


ਯੋਧਿਆਂ ਨੇ ਭੁਜਾਵਾਂ ਨੂੰ ਠੋਕ ਠੋਕ ਕੇ ਅਤੇ ਕ੍ਰੋਧਿਤ ਹੋ ਕੇ ਮਹਾ ਕਾਲ ਉਤੇ ਧਾਵਾ 
ਬੋਲ ਦਿੱਤਾ। ਵੀਹ ਪਦਮ ਦੈੱਤ ਸੈਨਾ ਉਥੇ ਇਕੌਠੀ ਹੋ ਗਈ ਅਤੇ ਕਾਲੀ ਨੂੰ ਨਸ਼ਟ ਕਰਨ 


ਲਈ ਚੜ੍ਹ _ਪਈ।੭੭। 


ਦੈਂਤਾਂ ਦੀ ਹਜ਼ਾਰ ਅਛੋਹਣੀ ਸੈਨਾ, ਅੱਖਾਂ ਲਾਲ ਕਰ ਕੇ ਅਗੇ ਵੱਧ ਚਲੀ। ਅਮਿਤ 
(ਸੈਨਾ ਦਲ) ਕ੍ਰੋਧ ਕਰ ਕੇ ਚੜ੍ਹ ਪਏ ਅਤੇ ਪ੍ਰਿਥਵੀ ਦੇ ਛੇ ਪਟ (ਧੂੜ ਬਣ ਕੇ) ਉਡ ਗਏ।੭੮। 


ਧਰਤੀ ਕੇਵਲ ਇਕ _ਪੁੜ _ਰਹਿ _ਗਈ। ਛੇ ਪਟ ਘੋੜਿਆਂ ਦੇ ਖੁਰਾਂ ਨਾਲ ਹੀ ਉਡ 
ਗਏ। (ਇੰਜ ਲਗਦਾ ਸੀ) ਮਾਨੋ _ਵਿਧਾਤਾ ਨੇ ਇਕੋ ਪਾਤਾਲ ਹੀ ਰਚਿਆ ਹੋਵੇ ਅਤੇ ਤੇਰ੍ਹਾਂ 
ਆਕਾਸ਼ਾਂ ਦੀ ਰਚਨਾ _ਕੀਤੀ _ਹੋਵੇ।੭੯। 

ਮਹਾਦੇਵ ਆਸਣ ਤੋਂ ਡੋਲ _ਗਿਆ। ਬ੍ਰਹਮਾ ਭੈ ਭੀਤ ਹੋ ਕੇ ਬੂਟੇ (ਭਾਵ ਕਮਲ 
ਨਾਭ) ਵਿਚ ਵੜ _ਗਿਆ। ਰਣ-ਭੂਮੀ ਨੂੰ ਵੇਖ ਕੇ ਵਿਸ਼ਣੂ ਵੀ ਬਹੁਤ ਡਰ ਗਿਆ ਅਤੇ ਲਾਜ 
ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ।੮0। 


੬੨0 


ਸੀ _ਦਸਮ-ਗ੍ੂੰਥ _ਸਾਹਿਬ 


ਕੜਾ _ਕੜੀ _ਮਾਚਾ _ਘਮਸਾਨਾ। _ਨਿਰਖਤ ਦੇਵ ਦੈਤ ਜਾ _ਨਾਨਾ। 
ਮਹਾ ਘੋਰ ਆਹਵ ਤਹ _ਪਰਾ। _ਕਾਪੀ ਭੂਮਿ ਗਗਨ _ਥਰਹਰਾ। _੮੧। 


ਨਿਰਖਿ ਜੁਧ _ਕਾਪਾ ਕਮਲੇਸਾ। ਤਾ ਤੇ ਧਰਾ ਨਾਰਿ ਕਾ ਭੇਸਾ। 
ਪਰਬਤੀਸ _ਲਖਿ _ਡਰਾ _ਲਰਾਈ। _ਬਾਸਾ ਬਨ ਬਿਖੈ ਅਤਿਥ _ਕਹਾਈ। ੮੨। 


ਕਾਰਤਿਕੇਯ ਹ੍ਹੈ ਰਹਾ _ਬਿਹੰਡਲ। _ਬੂਹਮ ਛਾਡਿ ਗ੍ਰਿਹ ਗਯੋ __ਕਮੰਡਲ। 
ਪਬ _ਪਿਸਾਨ ਪਗਨ ਭੇ ਤਬ ਹੀ। ਜਾਇ ਬਸੇ ਉਤਰ ਦਿਸਿ ਸਬ ਹੀ। ੮੩। 


ਡਗੀ _ਧਰਨਿ _ਅੰਬਰਿ _ਘਹਰਾਨਾ। ਬਾਜ _ਖੁਰਨ _ਤੇ _ਪਬ __ਪਿਸਾਨਾ। 
ਅੰਧ ਗੁਬਾਰ ਭਯੋ __ਬਾਨਨ _ਤਨ। ਹਾਥ _ਬਿਲੋਕ੍ਯੋ ਜਾਤ ਨ __ਆਪਨ। _੮੪। 


ਬਿਛੂਆ ਬਾਨ _ਬਜੂ ਰਨ ਬਰਖਤ। __ਰਿਸਿ _ਰਿਸਿ ਸੁਭਟ ਧਨੁਖ ਕਹ _ਕਰਖਤ। 
ਤਕਿ ਤਕਿ ਬਾਨ ਪ੍ਰਕੋਪ _ਚਲਾਵੈ। _ਭੇਦਿ ਤ੍ਰਾਨ ਤਨ ਪਰੈ _ਪਰਾਵੈ। ੮੫। 


ਜਬ _ਹੀ ਭਏ ਅਮਿਤ ਰਣ ਜੋਧਾ। _ਬਾਢ੍ਯੋ ਮਹਾ ਕਾਲ ਕੈ ਕ੍ਰੋਧਾ। 
ਮਹਾ ਕੋਪ ਕਰਿ ਬਿਸਿਖ ਪ੍ਰਹਾਰੇ। ਅਧਿਕ ਸਤੁ _ਛਿਨ ਮਾਝ _ਸੰਘਾਰੇ। ੮੬। 


ਰਕਤ ਸੈਬੂਹ _ਧਰਨਿ ਤਬ ਪਰਾ। ਤਾ ਤੇ ਬਹੁ ਦਾਨ੍ਹਨ ਬਪੁ _ਧਰਾ। 
ਏਕ ਏਕ ਸਰ _ਸਭਹਿ _ਚਲਾਏ। ਤਿਨ ਤੇ ਅਸੁਰ ਅਨਿਕ ਹ੍ਹੈ ਧਾਏ। ੮੭। 


ਆਏ ਜਿਤਕ ਤਿਤਕ ਤਹ ਮਾਰੇ। ਬਹੇ ਧਰਨਿ ਪਰ ਰਕਤ ਪਨਾਰੇ। 
ਤਿਨ ਤੇ ਅਮਿਤ ਅਸੁਰਨ ਬਪੁ _ਧਰਾ। ਹਮ ਤੇ ਜਾਤ ਬਿਚਾਰ ਨ ਕਰਾ। ੮੮। 


ਡਗਮਗ _ਲੋਕ ਚਤੁਰ ਦਸ _ਭਏ। _ਅਸੁਰਨ ਸਾਥ ਸਕਲ ਭਰਿ _ਗਏ। 
ਬ੍ੁਹਮਾ _ਬਿਸਨ ਸਭੈ ਡਰ ਪਾਨੇ। ਮਹਾ ਕਾਲ ਕੀ ਸਰਨਿ _ਸਿਧਾਨੇ। ੮੯। 


ਇਹ ਬਿਧਿ ਸਭੈ ਪੁਕਾਰਤ ਭਏ। ਜਨੁ ਕਰ ਲੂਟਿ ਬਨਿਕ ਸੇ ਲਏ। 
ਤ੍ਰਾਹਿ ਤ੍ਰਾਹਿ ਹਮ ਸਰਨ _ਤਿਹਾਰੀ। ਸਭ ਭੈ ਤੇ ਹਮ ਲੇਹੁ _ਉਬਾਰੀ। ੯0। 


ਤੁਮ ਹੋ ਸਕਲ ਲੋਕ _ਸਿਰਤਾਜਾ। _ਗਰਬਨ _ਗੰਜ _ਗਰੀਬ _ਨਿਵਾਜਾ। 
ਆਦਿ ਅਕਾਲ _ਅਜੋਨਿ ਬਿਨਾ _ਭੈ। _ਨਿਰਬਿਕਾਰ _ਨਿਰਲੰਬ _ਜਗਤ _ਮੈ। _੯੧। 


ਨਿਰਬਿਕਾਰ _ਨਿਰਜੁਰ _ਅਬਿਨਾਸੀ। _ਪਰਮ _ਜੋਗ _ਕੇ ਤਤੁ _ਪ੍ਰਕਾਸੀ। 
ਨਿਰੰਕਾਰ ਨਵ _ਨਿਤ੍ਯ _ਸੁਯੰਭਵ। _ਤਾਤ ਮਾਤ ਜਹ ਜਾਤ ਨ _ਬੰਧਵ। _੯੨। 


ਚਰਿਤ੍ਰ ਪਾਖਿਆਨ ੬੨੧ 


ਖੂਬ ਮਾਰ ਕਾਟ ਦਾ ਭਿਆਨਕ ਯੁੱਧ ਮਚਿਆ ਜਿਸ ਨੂੰ ਅਨੇਕ ਦੇਵਤੇ 
ਰਹੇ _ਸਨ। ਉਥੇ ਬਹੁਤ ਭਿਅੰਕਰ ਯੁੱਧ _ਹੋਇਆ। ਧਰਤੀ ਕੰਬ ਗਈ ਅਤੇ 
ਗਿਆ।੮੧। 

ਯੁੱਧ ਨੂੰ ਵੇਖ ਕੇ ਵਿਸ਼ਣੂ ('ਕਮਲੇਸਾ`) ਕੰਬ ਗਿਆ। ਇਸ ਕਰ ਕੇ 
ਧਾਰਨ _ਕਰ _ਲਿਆ। ਲੜਾਈ ਨੂੰ ਵੇਖ ਕੇ ਸ਼ਿਵ ਵੀ ਡਰ ਗਿਆ ਅਤੇ ਜੋਗੀ ਅਖਵਾ 
ਜੰਗਲ ਵਿਚ ਜਾ ਵਸਿਆ।੮੨। 

ਕਾਰਤਿਕੇਯ _ਬਿਹੰਡਲ _(ਨੜ ਅਥਵਾ _ਨਪੁੰਸਕ) ਬਣ ਕੇ ਰਹਿ _ਗਿਆ। ਬ੍ਰਹਮਾ ਘਰ 
ਛਡ ਕੇ ਕਮੌੰਡਲ ਵਿਚ ਜਾ ਲੁਕਿਆ। ਤਦ ਤੋਂ ਹੀ ਪਹਾੜ ਪੈਰਾਂ ਨਾਲ ਪਿਸ ਗਏ ਅਤੇ ਸਾਰੇ 
ਉੱਤਰ ਦਿਸ਼ਾ ਵਿਚ ਜਾ ਵਸੇ।੮੩। 

ਧਰਤੀ _ਡਗਡੋਲ ਗਈ ਅਤੇ ਆਕਾਸ਼ ਗਰਜਣ _ਲਗਾ। ਘੋੜਿਆਂ ਦੇ ਖੁਰਾਂ ਨਾਲ 
ਪਰਬਤ _ਪਿਸ _ਗਏ। _ਬਾਣਾਂ (ਦੇ ਅਧਿਕ ਛਾ ਜਾਣ ਨਾਲ) ਅੰਧ ਗੁਬਾਰ ਛਾ ਗਿਆ ਅਤੇ 
ਆਪਣਾ ਹੱਥ ਵੀ ਵੇਖਿਆ ਨਹੀਂ ਜਾ _ਰਿਹਾ।੮੪। 

ਯੁੱਧ ਵਿਚ ਬਿਛੂਏ, ਬਾਣ, ਬਜੂ ਆਦਿ ਵਰ੍ਹਨ ਲਗੇ ਅਤੇ ਸੂਰਮੇ ਰੋਹ ਵਿਚ ਆ ਆ ਕੇ 
ਧੁਨਸ਼ਾਂ ਨੂੰ _ਤਣਨ _ਲਗੇ। _(ਉਹ) ਨਿਸ਼ਾਣਾ ਬੰਨ੍ਹ ਬੰਨ੍ਹ ਕੇ ਅਤੇ ਰੋਹ _ਨਾਲ ਭਰੇ ਹੋਏ _ਤੀਰ 
ਚਲਾਉਂਦੇ ਸਨ, ਜੋ _ਕਵਚਾਂ _('ਤ੍ਰਾਨ ਤਨ”) ਨੂੰ ਵਿੰਨ੍ਹ ਕੇ ਪਾਰ ਨਿਕਲ ਜਾਂਦੇ ਸਨ।੮੫। 

ਜਦ ਯੁੱਧ-ਭੂਮੀ ਵਿਚ ਬਹੁਤ ਅਧਿਕ ਯੋਧੇ (ਇਕਤ੍ਰ) ਹੋ ਗਏ, ਤਾਂ ਮਹਾ ਕਾਲ ਦਾ 
ਕੋੋਧ ਵੱਧ ਗਿਆ। (ਉਸ ਨੇ) ਬਹੁਤ ਅਧਿਕ ਕ੍ਰੋਧ ਕਰ ਕੇ ਬਾਣ ਚਲਾਏ ਅਤੇ ਬਹੁਤ 
ਜ਼ਿਆਦਾ ਵੈਰੀ ਛਿਣ ਵਿਚ ਮਾਰ _ਦਿੱਤੇ।੮੬। 

ਤਦ ਧਰਤੀ ਉਤੇ ਬਹੁਤ ਲਹੂ _ਡਿਗਿਆ। _ਉਸ ਤੋਂ ਬਹੁਤ ਸਾਰੇ 
ਧਾਰਨ ਕਰ _ਲਏ। (ਉਨ੍ਹਾਂ) ਸਾਰਿਆਂ ਨੇ ਇਕ ਇਕ ਤੀਰ ਚਲਾਇਆ। ਉਨ੍ਹਾਂ 
ਪੈਦਾ ਹੋ ਕੇ ਪੈ ਗਏ।੮੭। 

ਜਿਤਨੇ ਵੀ (ਅਗੇ) ਆਏ, _ਉਤਨੇ ਹੀ (ਮਹਾ ਕਾਲ ਨੇ) ਮਾਰ ਦਿੱਤੇ। 
ਲਹੂ ਦੇ _ਪਰਨਾਲੇ ਵਗ _ਪਏ। _ਉਸ ਤੋਂ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ, ਜਿਨ੍ਹਾਂ _ਦਾ 
ਮੇਰੇ ਤੋਂ ਵਿਚਾਰ ਨਹੀਂ ਕੀਤਾ ਜਾਂਦਾ।੮੮। 

ਚੌਦਾਂ ਲੋਕ _ਡਗਮਗਾ _ਗਏ ਅਤੇ ਦੈਂਤਾਂ ਨਾਲ ਸਾਰੇ _ਭਰ _ਗਏ। _ਬੂਹਮਾ ਅਤੇ _ਵਿਸ਼ਣੂ 
ਆਦਿ ਸਾਰੇ ਡਰ ਗਏ ਅਤੇ ਮਹਾ ਕਾਲ ਦੀ ਸ਼ਰਨ (ਵਿਚ ਆਣ) ਲਈ ਚਲ ਪਏ।੮੯। 


(ਆ ਕੇ) ਸਾਰੇ ਇਸ ਤਰ੍ਹਾਂ ਪੁਕਾਰ ਕਰਨ _ਲਗੇ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਿਸੇ 
ਬਨੀਏ ਵਾਂਗ ਲੂਟੇ ਗਏ ਹੋਣ। (ਮਹਾ ਕਾਲ ਨੂੰ ਮੁਖ਼ਾਤਬ ਹੋ ਕੇ ਕਹਿਣ ਲਗੇ-- ਹੇ ਮਹਾ 
ਕਾਲ! (ਸਾਨੂੰ)) ਬਚਾ ਲਵੋ, ਬਚਾ ਲਵੋ, ਅਸੀਂ ਤੁਹਾਡੀ ਸ਼ਰਨ ਵਿਚ (ਆਏ ਹਾਂ), ਸਾਨੂੰ ਸਭ 
ਤਰ੍ਹਾਂ ਦੇ _ਡਰ ਤੋਂ _ਉਬਾਰ _ਲਵੋ।੯0। 

ਤੁਸੀਂ ਸਾਰਿਆਂ ਲੋਕਾਂ ਦੇ ਸਿਰਤਾਜ _ਹੋ। _ਹੰਕਾਰੀਆਂ ਨੂੰ ਨਸ਼ਟ _ਕਰਨ _ਵਾਲੇ _ਅਤੇ 
ਗ਼ਰੀਬਾਂ ਨੂੰ _ਨਿਵਾਜਣ ਵਾਲੇ ਹੋ। (ਤੁਸੀਂ) ਜਗਤ ਵਿਚ ਆਦਿ ( ਮੁਢ _ਕਦੀਮ ਦੇ), ਅਕਾਲ, 
ਅਜੂਨੀ, ਨਿਰਭੈ, _ਨਿਰਵਿਕਾਰ, _ਨਿਰਲੰਬ (ਬਿਨਾ ਸਹਾਰੇ ਦੇ) _ਹੋ।੯੧। 

ਨਿਰਵਿਕਾਰ, _ਨਿਰਜੁਰ _(ਨਿਰੋਗ), _ਅਬਿਨਾਸ਼ੀ, ਪਰਮ _ਯੋਗ ਦੇ ਤੱਤ ਨੂੰ ਪ੍ਰਕਾਸ਼ ਕਰਨ 
ਵਾਲੇ, ਨਿਰਾਕਾਰ, ਨਿੱਤ ਨਵੀਨ, ਆਪਣੇ ਆਪ ਹੋਣ ਵਾਲੇ ਹੋ। (ਤੁਹਾਡਾ) ਨ ਕੋਈ ਪਿਤਾ ਹੈ, 


ਨ ਮਾਤਾ ਅਤੇ ਨ ਹੀ ਸੰਬੰਧੀ।੯੨। 


ਦੈਂਤਾ 
ਤੋ 


੬੨੨ 


ਸੀ _ਦਸਮ-ਗ੍ੂੰਥ _ਸਾਹਿਬ 


ਸਤੁ _ਬਿਹੰਡ _ਸੁਰਿਦਿ ਸੁਖਦਾਇਕ। ਚੰਡ ਮੁੰਡ _ਦਾਨਵ ਕੇ _ਘਾਇਕ। 
ਸਤਿ ਸੈਧਿ ਸਤਿਤਾ _ਨਿਵਾਸਾ। _ਭੂਤ _ਭਵਿਖ _ਭਵਾਨ _ਨਿਰਾਸਾ। _੯੩। 


ਆਦਿ ਅਨੰਤ _ਅਰੂਪ _ਅਭੇਸਾ। _ਘਟ _ਘਟ _ਭੀਤਰ _ਕੀਯਾ _ਪ੍ਰਵੇਸਾ। 
ਅੰਤਰ _ਬਸਤ _ ਨਿਰੰਤਰ _ਰਹਈ। _ਸਨਕ _ਸਨੰਦ ਸਨਾਤਨ _ਕਹਈ। _੯੪। 


ਆਦਿ ਜੁਗਾਦਿ ਸਦਾ ਪ੍ਰਭੁ ਏਕੈ। ਧਰਿ ਧਰਿ ਮੂਰਤਿ ਫਿਰਤਿ ਅਨੇਕੈ। 
ਸਭ ਜਗ ਕਹ ਇਹ ਬਿਧਿ ਭਰਮਾਯਾ। ਆਪੇ ਏਕ ਅਨੇਕ _ਦਿਖਾਯਾ। ੯੫। 


ਘਟ ਘਟ ਮਹਿ ਸੋਇ ਪੁਰਖ _ਬ੍ਯਾਪਕ। ਸਕਲ _ਜੀਵ _ਜੰਤਨ ਕੇ _ਥਾਪਕ। 
ਜਾ ਤੇ ਜੋਤਿ ਕਰਤ ਆਕਰਖਨ। _ਤਾ ਕਹ ਕਹਤ ਮ੍ਰਿਤਕ ਜਗ ਕੇ ਜਨ। ੯੬। 


ਤੁਮ ਜਗ ਕੇ ਕਾਰਨ _ਕਰਤਾਰਾ। ਘਟਿ ਘਟਿ ਕੀ ਮਤਿ ਜਾਨਨਹਾਰਾ। 
ਨਿਰੰਕਾਰ ਨਿਰਵੈਰ ਨਿਰਾਲਮ। ਸਭ _ਹੀ ਕੇ ਮਨ ਕੀ _ਤੁਹਿ ਮਾਲਮ। _੯੭। 


ਤੁਮ ਹੀ ਬੂਹਮਾ _ਬਿਸਨ _ਬਨਾਯੋ। ਮਹਾ ਰੁਦੂ ਤੁਮ ਹੀ ਉਪਜਾਯੋ। 
ਤੁਮ ਹੀ ਰਿਖਿ ਕਸਪਹਿ _ਬਨਾਵਾ। _ਦਿਤ _ਅਦਿਤ ਜਨ ਬੈਰ _ਬਢਾਵਾ। ੯੮। 


ਜਗ ਕਾਰਨ _ਕਰੁਨਾਨਿਧਿ ਸ੍ਹਾਮੀ। _ਕਮਲ ਨੈਨ ਅੰਤਰ _ਕੇ _ਜਾਮੀ। 
ਦਯਾ _ਸਿੰਧੁ _ਦੀਨਨ _ਕੇ _ਦਯਾਲਾ। _ਹੂਜੈ _ਕ੍ਰਿਪਾਨਿਧਾਨ _ਕ੍ਰਿਪਾਲਾ। _੯੯। 


ਚਰਨ ਪਰੇ ਇਹ ਬਿਧਿ ਬਿਨਤੀ ਕਰਿ। ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ। 
ਕਹ ਕਹ __ਹਸਾ ਬਚਨ ਸੁਨ _ਕਾਲਾ। _ਭਗਤ _ਜਾਨ _ਕਰ ਭਯੋ _ਕ੍ਰਿਪਾਲਾ। _੧00। 


ਰਛ _ਰਛ ਕਰਿ ਸਬਦ ਉਚਾਰੋਂ। ਸਭ _ਦੇਵਨ ਕਾ ਸੋਕ ਨਿਵਾਰੋਂ। 
ਨਿਜੁ ਭਗਤਨ ਕਹ _ਲਿਯੋ __ਉਬਾਰਾ। _ਦੁਸਟਨ ਕੇ ਸੰਗ _ਕਰਿਯੋ __ਅਖਾਰਾ। _੧0੧। 


ਕਰਿ ਕਰਿ ਕੋਪ ਕਾਲ ਸ੍ਰੀ ਤਬ ਹੀ। ਰਥ ਪਰ ਚੜਾ ਸਸਤ੍ ਲੈ ਸਭ ਹੀ। 
ਸਕਲ _ਸਤੂਅਨ ਕੇ ਛੈ _ਕਾਰਨ। ਸਭ _ਸੰਤਨ _ਕੇ ਪ੍ਰਾਨ _ਉਬਾਰਨ। _੧0੨। 


ਪ੍ਰਾਨ ਔਰ _ਪਾਨਿਪ ਧਨੁ _ਰਾਜਾ। _ਰਾਖਨ _ਚੜਾ __ਸੇਵਕਨ _ਕਾਜਾ। 


ਜਾ ਕੀ ਧੁਜਾ ਬਿਖੈ ਰਾਜਿਤ ਅਸਿ। ਨਿਰਖਿ ਸਤੁ ਜਿਹ ਹੋਤ _ਬਿਮਨ _ਬਸਿ। ੧0੩। 


ਚਰਿਤ੍ਰ ਪਾਖਿਆਨ ੬੨੩ 


(ਤੁਸੀਂ) ਵੈਰੀਆਂ ਨੂੰ ਨਸ਼ਟ ਕਰਨ ਵਾਲੇ, ਭਗਤਾਂ ('ਸੁਰਿਦਿ”) ਨੂੰ ਸੁਖ ਦੇਣ ਵਾਲੇ, ਚੰਡ 
ਕਰਨ ਵਾਲੇ ਅਤੇ ਭੂਤ, _ਭਵਿਖ _ਤੇ ਵਰਤਮਾਨ ਦੇ ਪ੍ਰਭਾਵ ਤੋਂ ਮੁਕਤ _('ਨਿਰਾਸਾ1 ਆਸ਼ਾ- 
ਰਹਿਤ) ਹੋ।੯੩। 

(ਤੁਸੀਂ) ਆਦਿ (ਰੂਪ ਵਾਲੇ), ਅਨੰਤ, ਅਰੂਪ ਅਤੇ ਭੇਸ-ਰਹਿਤ ਹੋ। (ਤੁਸੀਂ) ਘਟ ਘਟ 
(ਭਾਵ ਹਰ ਇਕ ਜੀਵ) ਵਿਚ ਪ੍ਰਵੇਸ਼ ਕੀਤਾ ਹੋਇਆ ਹੈ _(ਅਰਥਾਤ[| ਸਭ _ਵਿਚ ਆਤਮਾ 
ਹੋ ਕੇ ਵਸ ਰਹੇ ਹੋ)। (ਤੁਸੀਂ) ਹਰ ਇਕ ਦੇ ਅੰਦਰ ਨਿਰੰਤਰ ਵਸਦੇ ਰਹਿੰਦੇ ਹੋ। (ਇਹ 
ਵਿਚਾਰ) _ਸਨਕ, _ਸਨੰਦਨ, _ਸਨਾਤਨ (ਅਤੇ _ਸਨਤ ਕੁਮਾਰ) ਆਦਿ ਨੇ ਪ੍ਰਗਟ ਕੀਤਾ ਹੈ।੯੪। 

ਹੇ ਪ੍ਰਭੂ! (ਤੁਸੀਂ) ਆਦਿ ਜੁਗਾਦਿ ਤੋਂ ਇਕ ਹੀ ਹੋ ਅਤੇ ਅਨੇਕ ਰੂਪ ਧਾਰ ਕੇ ਵਿਚਰ 
ਰਹੇ _ਹੋ। ਸਾਰੇ ਜਗਤ ਨੂੰ ਇਸ ਤਰ੍ਹਾਂ ਭਰਮਾਇਆ ਹੋਇਆ ਹੈ ਅਤੇ ਆਪਣੇ ਆਪ ਨੂੰ ਇਕ 
ਤੋਂ ਅਨੇਕ ਕਰ ਕੇ ਵਿਖਾਇਆ ਹੋਇਆ ਹੈ।੯੫। 

ਘਟ ਘਟ ਵਿਚ ਉਹ ਪੁਰਸ਼ (ਤੁਸੀਂ ਹੀ) ਵਿਆਪਤ ਹੋ ਅਤੇ ਸਾਰੇ ਜੀਵ ਜੰਤੂਆਂ ਦੀ 
ਸਥਾਪਨਾ ਕਰਨ ਵਾਲੇ ਹੋ। ਜਿਸ ਤੋਂ ਜੋਤਿ ਨੂੰ ਖਿਚ ਲੈਂਦੇ ਹੋ, ਉਸ ਨੂੰ ਜਗਤ ਵਾਲੇ ਲੋਗ 
ਮਰਿਆ ਹੋਇਆ ਕਹਿੰਦੇ _ਹਨ।੯੬। 

ਤੁਸੀਂ ਹੀ ਜਗ ਦੇ ਕਾਰਨ ਅਤੇ ਕਰਤਾ ਹੋ ਅਤੇ ਘਟ ਘਟ ਦੇ ਮਤ ਨੂੰ ਜਾਣਨ ਵਾਲੇ 
ਹੋ। (ਤੁਸੀਂ) ਨਿਰਾਕਾਰ, ਨਿਰਵੈਰ, _ਨਿਰਾਲੇ ਹੋ _ ਅਤੇ ਸਭ _ਦੇ ਮਨ ਦੀ (ਹਾਲਤ ਦਾ) ਤੁਹਾਨੂੰ 
ਪਤਾ _ਹੈ।੯੭। 

ਤੁਸੀਂ ਹੀ ਬ੍ਰਹਮਾ ਅਤੇ ਵਿਸ਼ਣੂ ਬਣਾਇਆ ਹੈ ਅਤੇ ਮਹਾ ਰੁਦੂ ਨੂੰ ਵੀ ਤੁਸੀਂ ਹੀ 


ਉਤਪੰਨ ਕੀਤਾ _ਹੈ। ਤੁਸੀਂ ਹੀ ਕਸ਼੍ਯਪ ਰਿਸ਼ੀ _ਨੂੰ ਬਣਾਇਆ ਹੈ ਅਤੇ ਦਿਤੀ ਤੇ ਅਦਿਤੀ ਦੀ 
ਸੰਤਾਨ ਵਿਚ ਵੈਰ ਵਧਾਇਆ ਹੈ।੯੮। 

ਹੇ ਕਮਲ ਨੈਨ, _ਜਗ-ਕਾਰਨ, _ਕਰੁਣਾ-ਨਿਧਾਨ, ਸੁਆਮੀ, ਅੰਤਰਯਾਮੀ ਦਯਾ, ਦੇ ਸਮੁੰਦਰ, 
ਦੀਨ-ਦਿਆਲ _ਅਤੇ _ਕ੍ਰਿਪਾ-ਨਿਧਾਨ! (ਤੁਸੀਂ ਸਾਡੇ _ਉਤੇ) ਕ੍ਰਿਪਾ _ਕਰੋ।੯੯। 

(ਤੁਹਾਡੇ) ਚਰਨਾਂ ਵਿਚ ਪਏ ਹੋਏ (ਅਸੀਂ) ਇਸ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਹੇ ਧੁਰ 
ਤੋਂ ਹੀ ਮਰਯਾਦਾ ਨੂੰ ਧਾਰਨ ਕਰ ਵਾਲੇ! ਸਾਨੂੰ ਬਚਾ ਲਵੋ, ਬਚਾ _ਲਵੋ। ਕਾਲ (ਉਨ੍ਹਾਂ ਦੇ) 
ਬੋਲ ਸੁਣ ਕੇ 'ਕਹ ਕਹ” ਕਰ ਕੇ ਹਸਣ ਲਗਾ ਅਤੇ ਭਗਤ ਜਾਣ ਕੇ ਕ੍ਰਿਪਾਲੂ ਹੋ 
'"ਗਿਆ।੧00। 

(ਮਹਾ ਕਾਲ ਨੇ ਅਗੋਂ) “ਰਖਿਆ, ਰਖਿਆ” ਸ਼ਬਦਾਂ ਦਾ ਉਚਾਰਨ ਕੀਤਾ ਅਤੇ ਸਾਰਿਆਂ 
ਦੇਵਤਿਆਂ ਦਾ ਦੁਖ ਦੂਰ _ਕਰ _ਦਿੱਤਾ। ਆਪਣੇ ਭਗਤਾਂ ਨੂੰ ਬਚਾ ਲਿਆ ਅਤੇ ਵੈਰੀਆਂ ਨਾਲ 
ਯੂੱਧ _ਕੀਤਾ।੧0੧। 

ਤਦ ਹੀ ਸ੍ਰੀ ਕਾਲ ਕ੍ਰੋਧ ਕਰ ਕੇ ਅਤੇ ਸਾਰੇ ਸ਼ਸਤ੍ਰਾਂ ਨੂੰ ਧਾਰਨ ਕਰ ਕੇ ਰਥ ਉਤੇ ਚੜ੍ਹ 
ਪਿਆ। (ਅਜਿਹਾ ਕਰਨ ਦਾ ਉਸ ਦਾ ਮੂਲ ਮਨੋਰਥ ਸੀ) ਸਾਰਿਆਂ ਵੈਰੀਆਂ ਦਾ ਨਾਸ਼ ਕਰਨਾ 
ਅਤੇ ਸਾਰਿਆਂ ਸੰਤਾਂ ਦੇ _ਪ੍ਰਾਣਾਂ ਦੀ ਰਖਿਆ _ਕਰਨਾ।੧0੨। 

ਪ੍ਰਾਣਾਂ ਅਤੇ ਸ਼ੋਭਾ ਰੂਪ _ਧਨ ਦਾ ਸੁਆਮੀ ਸੇਵਕਾਂ ਦੀ 
ਜਿਸ ਦੇ ਝੰਡੇ ਵਿਚ ਤਲਵਾਰ (ਦਾ ਚਿੰਨ੍ਹ) ਸ਼ੋਭ ਰਿਹਾ ਸੀ ਅਤੇ 
ਵਿਚ ਫਸ ਜਾਂਦੇ ਸਨ।੧0੩। 


ਰਖਿਆ ਲਈ ਚੜ੍ਹ _ਪਿਆ। 
ਜਿਸ ਨੂੰ ਵੇਖ ਹ 


੬੨੪ 


ਸੀ _ਦਸਮ-ਗ੍ੂੰਥ _ਸਾਹਿਬ 


ਅਸਿਧੁਜ ਅਧਿਕ ਕੋਪ ਕਰਿ ਧਾਯੋ। ਬੈਰਿ ਬ੍ਰਿੰਦ ਦਲ ਪ੍ਰਗਟ ਖਪਾਯੋ। 
ਸਾਧੁਨ ਕੀ ਰਛਾ ਕਰਿ _ਲੀਨੀ। ਸਤ ਸੈਨ ਤਿਲ ਤਿਲ ਥੈ _ਕੀਨੀ। ੧0੪। 


ਤਿਲ ਤਿਲ ਏਕ ਏਕ ਕਰਿ ਡਾਰਾ। _ਗਜੀ _ਰਥੀ _ਬਾਜਿਯਨ _ਬਿਦਾਰਾ। 
ਤਿਹ ਤੇ ਅਮਿਤ ਅਸੁਰ ਉਠਿ _ਧਏ। _ਘੇਰਤ ਮਹਾਕਾਲ ਕਹ _ਵਏ। _੧0੫। 


ਮਚਤ ਭਯੋ ਜਬ ਹੀ ਰਨ ਦਾਰੁਨ। ਕਟਿ ਕਟਿ ਗਏ ਬਾਜ ਅਰੁ _ਬਾਰੁਨ। 
ਜੰਬਕ _ਗੀਧ _ਮਾਸੁ ਲੈ ਗਏ। _ਰਨ ਤਜਿ ਸੁਭਟਨ ਭਾਜਤ _ਭਏ। _੧0੬। 


ਸਸਤੁ _ਸਾਜ _ਕੋਪਾ ਤਬ _ਕਾਲਾ। _ਧਾਰਨ ਭਯੋ ਭੇਸ _ਬਿਕਰਾਲਾ। 
ਬਾਨ ਅਨੇਕ ਕੋਪ ਕਰਿ ਛੋਰੇ। ਸਤੁ _ਅਨੇਕਨ ਕੇ ਸਿਰ _ਫੋਰੇ। ੧0੭। 


ਹਕਾਹਕੀ _ਮਾਚਾ_ ਸੰਗ੍ਰਾਮਾ। _ਪਠੈ _ਦਏ ਬਹੁ __ਅਰਿ ਮਿਰਿਤੁ _ਧਾਮਾ। 
ਬਾਜ _ਖੁਰਨ ਭੂ ਆਕੁਲ _ਭਈ। ਖਟ ਪਟ ਭੂਮਿ ਗਗਨ _ਉਡਿ _ਗਈ। _੧0੮। 


ਏਕੈ _ਰਹਿ _ਗਯੋ ਜਬੈ _ਪਯਾਲਾ। _ਐਸਾ _ਮਚਾ ਜੁਧ _ਬਿਕਰਾਲਾ। 
ਮਹਾ ਕਾਲ ਕੈ ਭਯੋ _ਪ੍ਸੇਤਾ। ਡਾਰਾ ਭੂਮਿ _ਪੌਛਿ ਕਰਿ ਤੇਤਾ। ੧0੯। 


ਭਟਾਚਾਰਜ ਰੂਪ _ਤਬ _ਧਰਾ। _ਬਦਨ ਪ੍ਰਸੇਤ ਧਰਨਿ ਜੋ _ਪਰਾ। 
ਢਾਢਿ ਸੈਨ ਢਾਢੀ _ਬਪੁ __ਲਯੋ। _ਕਰਖਾ _ਬਾਰ _ਉਚਾਰਤ _ਭਯੋ। _੧੧0। 


ਜਿਹ _ਅਰਿ ਕਾਲ ਕ੍ਰਿਪਾਨ ਪ੍ਰਹਾਰੈ। ਇਕ ਤੇ ਦੋਇ ਪੁਰਖ ਕੈ _ਡਾਰੈ। 
ਦੈ ਮਨੁਖਨ ਪਰ ਕਰਤ ਪ੍ਹਾਰਾ। ਦ੍ਰੈ ਤੇ ਹੋਤ ਛਿਨਿਕ ਮੋ ਚਾਰਾ। _੧੧੧। 


ਬਹੁਰਿ _ਕਾਲ ਕੀਨਾ _ਘਮਸਾਨਾ। _ਮਾਰਤ _ਭਯੋ__ਦੈਤ ਬਿਧਿ _ਨਾਨਾ। 
ਅਧਿਕ ਪ੍ਰਸੇਤ ਧਰਨਿ ਪਰ _ਪਰਿਯੋ। ਭੂਮ ਸੈਨ ਤਾ ਤੇ ਬਪੁ _ਧਰਿਯੋ। ੧੧੨। 


ਕਾਢਿ ਕ੍ਰਿਪਾਨ ਧਸੋ ਹੁੰਕਾਰਾ। ਤਿਨ ਤੇ ਅਮਿਤ _ਗਨਨ _ਤਨ _ਧਾਰਾ। 
ਢੋਲ ਪਟਹਿ _ਇਕ _ਤਾਲ _ਬਜਾਵੈ। ਜੰਗ _ਮੁਚੰਗ _ਉਪੰਗ _ਸੁਨਾਵੈ। _੧੧੩। 


ਗੋਮੁਖ _ਝਾਂਝਰ _ਤੂਰ _ਅਪਾਰਾ। _ਢੋਲ _ਮਿਰਿਦੰਗ _ਮੁਚੰਗ _ਨਗਾਰਾ। 
ਬਾਜਤ _ਭੇਰ _ਭਭਾਕਹਿ _ਭੀਖਨ। _ਕਸਿ ਧਨੁ _ਤਜਤ _ਸੁਭਟ ਸਰ _ਤੀਛਨ। _੧੧੪। 


ਭਰਿ ਗੇ ਕੁੰਡ ਤਹਾ ਸ੍ਰੋਨਤ ਤਨ। ਪ੍ਰਗਟੇ ਅਸੁਰ ਤਵਨ ਤੇ _ਅਨਗਨ। 
ਮਾਰਿ ਮਾਰਿ ਮਿਲਿ ਕਰਤ ਪੁਕਾਰਾ। ਤਿਨ ਤੇ ਪ੍ਰਗਟਤ ਅਸੁਰ _ਹਜਾਰਾ। _੧੧੫। 


ਚਰਿਤ੍ਰ ਪਾਖਿਆਨ ੬੨੫ 


ਨਸ਼ਟ ਕਰ ਦਿੱਤਾ।੧0੪। 


(ਉਸ ਨੇ) ਇਕ ਇਕ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ ਅਤੇ ਹਾਥੀਆਂ, _ਘੋੜਿਆਂ 
ਅਤੇ _ਰਥਾਂ ਵਾਲਿਆਂ ਨੂੰ ਨਸ਼ਟ _ਕਰ _ਦਿੱਤਾ।੧0੫। 

ਜਦੋਂ ਭਿਆਨਕ ਯੁੱਧ ਸ਼ੁਰੂ ਹੋ ਗਿਆ ਤਾਂ ਹਾਥੀ ਅਤੇ ਘੋੜੇ ਕਟੇ ਜਾਣ _ਲਗੇ। _ਗਿਧਾਂ 
ਅਤੇ _ਗਿਦੜ ਮਾਸ ਲੈ ਗਏ ਅਤੇ ਯੋਧੇ ਰਣ ਛਡ ਕੇ ਭਜ ਗਏ।੧0੬। 

ਤਦ ਮਹਾ _ਕਾਲ ਸ਼ਸਤ੍ਰ _ਸੰਭਾਲ ਕੇ ਬਹੁਤ ਰੋਹ ਵਿਚ ਆ ਗਿਆ ਅਤੇ ਭਿਆਨਕ 
ਭੇਸ ਧਾਰਨ ਕਰ _ਲਿਆ। (ਉਸ ਨੇ) ਕ੍ਰੋਧਿਤ ਹੋ ਕੇ ਬਹੁਤ ਸਾਰੇ _ਬਾਣ _ਛਡੇ ਅਤੇ ਅਨੇਕ 
ਵੈਰੀਆਂ ਦੇ ਸਿਰ ਫੋੜ _ਦਿੱਤੇ।੧0੭। 


ਖਿਚੋਤਾਣੀ ਨਾਲ ਯੁੱਧ _ਹੋਣ _ਲਗ _ਗਿਆ। (ਮਹਾ _ਕਾਲ ਨੇ) ਬਹੁਤ ਸਾਰੇ ਵੈਰੀਆਂ ਨੂੰ 


ਯਮ-ਲੋਕ ਭੇਜ _ਦਿੱਤਾ। ਘੋੜਿਆਂ ਦੇ ਖੁਰਾਂ (ਦੇ ਵਜਣ ਨਾਲ) ਧਰਤੀ ਵਿਆਕੁਲ ਹੋ__ਗਈ 
ਅਤੇ ਭੂਮੀ ਦੇ ਛੇ ਪੜਦੇ (ਪਟ, ਪੁੜ) ਆਕਾਸ਼ ਵਿਚ (ਧੂੜ _ਬਣ ਕੇ) ਉਡ _ਗਏ।੧0੮। 
ਜਦ ਕੇਵਲ ਇਕੋ ਪਾਤਾਲ ਰਹਿ _ਗਿਆ ਤਾਂ ਅਜਿਹਾ ਭਿਆਨਕ ਯੁੱਧ ਮਚਿਆ ਕਿ 


ਮਹਾ ਕਾਲ ਨੂੰ ਪਸੀਨਾ ਆ _ਗਿਆ। (ਉਸ ਨੇ) ਉਹ ਸਾਰਾ ਪੂੰਝ _ਕੇ _ਧਰਤੀ ਉਤੇ ਸੁਟ 
ਦਿੱਤਾ।੧0੯। 

(ਮਹਾ ਕਾਲ ਦੇ) ਮੁਖ ਦਾ ਜੋ ਪਸੀਨਾ ਧਰਤੀ ਉਤੇ ਡਿਗਿਆ, ਉਸ ਨੇ ਤਦ ਭਟਾਚਾਰਜ 
ਦਾ ਰੂਪ ਧਾਰਨ _ਕਰ _ਲਿਆ। (ਫਿਰ) ਢਾਢਿ ਸੈਨ ਨੇ ਢਾਢੀ ਦਾ ਸ਼ਰੀਰ ('ਬਪੁ”) ਧਾਰਨ 
ਕੀਤਾ ਅਤੇ _ਕਰਖਾ ਛੰਦ ਵਿਚ (ਮਹਾ ਕਾਲ ਦੇ ਯਸ਼ ਦੀ) ਵਾਰ ਉਚਾਰਨ _ਲਗਾ।੧੧0। 

ਜਿਸ ਉਤੇ ਕਾਲ ਨੇ ਕ੍ਰਿਪਾਨ ਦਾ ਵਾਰ ਕੀਤਾ, (ਉਸ ਨੂੰ) ਇਕ ਤੋਂ ਦੋ ਪੁਰਸ਼ ਬਣਾ 
ਦਿੱਤਾ। (ਫਿਰ ਉਨ੍ਹਾਂ) ਦੋ ਮਨੁੱਖਾਂ ਉਤੇ ਵਾਰ ਕਰਦਾ ਅਤੇ ਛਿਣ ਭਰ ਵਿਚ ਦੋ ਤੋਂ ਚਾਰ ਹੋ 
ਜਾਂਦੇ ।੧੧੧। 

ਕਾਲ ਨੇ ਫਿਰ ਘਮਸਾਨ ਯੁੱਧ ਕੀਤਾ ਅਤੇ ਅਨੇਕ ਤਰ੍ਹਾਂ _ਨਾਲ ਦੈਂਤਾਂ `ਨੂੰ ਮਾਰ ਦਿੱਤਾ। 
(ਜਦ ਮਹਾ ਕਾਲ ਦਾ) ਹੋਰ ਪਸੀਨਾ ਧਰਤੀ ਉਤੇ ਪਿਆ, ਤਾਂ ਉਸ ਤੋਂ ਭੂਮ ਸੈਨ ਨੇ ਸ਼ਰੀਰ 
ਧਾਰਨ ਕੀਤਾ।੧੧੨। 

(ਉਹ) ਕ੍ਰਿਪਾਨ ਕਢ ਕੇ _ਲਲਕਾਰਦਾ ਹੋਇਆ (ਵੈਰੀ ਸੈਨਾ ਵਿਚ) ਧਸ _ਵੜਿਆ। 
ਉਸ ਤੋਂ ਬੇਸ਼ੁਮਾਰ _ਗਣਾਂ ਨੇ ਆਕਾਰ _ਧਾਰਨ _ਕੀਤੇ। ਕਈ ਇਕ ਢੋਲ, _ਪੌਟਾ ਅਤੇ _ਤਾਲ 
ਵਜਾਉਂਦੇ ਅਤੇ _ਚੰਗ, _ਮੁਚੰਗ ਤੇ _ਉਪੰਗ _(ਆਦਿ ਵਾਜੇ _ਵਜਾ _ਕੇ) ਸੁਣਾਉਂਦੇ।੧੧੩। 

ਬੇਸ਼ੁਮਾਰ ਗੋਮੁਖ, ਝਾਂਝਰ, ਤੂਰ, ਢੋਲ, ਮਿਰਿਦੰਗ, ਮੁਚੰਗ, ਨਗਾਰੇ (ਆਦਿ _ਵਜਣ _ਲਗੇ)। 
ਭਿਆਨਕ _ਭੇਰੀਆਂ _“ਭਭਾਕ _ਭਭਾਕ” ਕਰ _ਕੇ _ਵਜਣ _ਲਗੀਆਂ। ਸੂਰਮੇ _ਧਨੁਸ਼ਾਂ ਨੂੰ ਖਿਚ _ਕੇ 
ਤੀਰ ਛਡਣ ਲਗੇ।੧੧੪। 

ਉਥੇ ਲਹੂ ਦੇ ਟੋਏ ਭਰ _ਗਏ। ਉਨ੍ਹਾਂ ਵਿਚੋਂ ਅਣਗਿਣਤ ਦੈੱਤ _ਪੁਗਟ _ਹੋ__ਗਏ। 
(ਉਹ) ਮਿਲ ਕੇ 'ਮਾਰੋ ਮਾਰੋ ਪੁਕਾਰਨ ਲਗੇ। ਉਨ੍ਹਾਂ ਤੋਂ ਹਜ਼ਾਰਾਂ ਦੈਂਤ ਪੈਦਾ ਹੋਣ ਲਗੇ।੧੧੫। 


੬੨੬ 


ਸੀ _ਦਸਮ-ਗ੍ੂੰਥ _ਸਾਹਿਬ 


ਤਿਨਹਿ ਕਾਲ ਜਬ _ਧਰਨਿ _ਗਿਰਾਵੈ। ਸ੍ਰੋਨ ਪੁਲਿਤ ਹ੍ਹੈ ਕੂਮਿ ਸੁਹਾਵੈ। 
ਤਾ ਤੇ ਅਮਿਤ ਅਸੁਰ ਉਠਿ _ਭਜਹੀ। _ਬਾਨ ਕ੍ਰਿਪਾਨ ਸੈਹਥੀ ਸਜਹੀ। _੧੧੬। 


ਅਧਿਕ ਕੋਪ ਕਰਿ ਸਮੁਹਿ ਸਿਧਾਰੇ। ਸਭੈ ਕਾਲ ਛਿਨ ਇਕ ਮੋ ਮਾਰੇ। 
ਤਿਨ ਤੇ ਸ੍ਰੋਨਤ ਪਰਾ ਸਬੂਹਾ। _ਸਾਜਤ ਭਏ ਅਸੁਰ _ਤਬ _ਬਿਯੂਹਾ। _੧੧੭। 


ਦਾਰੁਨ ਮਚਾ ਜੁਧ ਤਬ ਝਟ ਪਟ। _ਉਡਿਗੇ ਬਾਜ ਖੂਰਨ ਭੂ ਖਟ _ਪਟ। 
ਹ੍ਰੋ ਗੇ ਤੇਰਹ ਗਗਨ _ਅਪਾਰਾ। ਏਕੈ ਰਹਿ ਗਯੋ ਤਹਾ _ਪਤਾਰਾ। _੧੧੮। 


ਭਟਾਚਾਰਜ _ਇਤੈ ਜਸੁ __ਗਾਵੈ। _ਢਾਢਿ ਸੈਨ _ਕਰਖਾਹੁ _ਸੁਨਾਵੈ। 


ਤਿਮਿ ਤਿਮਿ ਕਾਲਹਿ _ਬਢੈ _ਗੁਮਾਨਾ। _ਚਹਿ _ਚਹਿ _ਹਨੇ `ਦੁਬਹਿਯਾ _ਨਾਨਾ। _੧੧੯। 


ਤਿਨ ਤੇ ਮੇਦ ਮਾਸ ਜੋ ਪਰ ਹੀ। ਰਥੀ ਗਜੀ ਬਾਜੀ ਤਨ ਧਰ ਹੀ। 
ਕੇਤਿਕ ਭਏ ਅਸੁਰ _ਬਿਕਰਾਰਾ। _ਤਿਨ ਕੇ _ਬਰਨਨ ਕਰੌ _ਸਿਧਾਰਾ। _੧੨0। 


ਏਕੈ ਚਰਨ ਆਖਿ ਏਕੈ _ਜਿਨਿ। ਭੁਜਾ ਅਮਿਤ ਸਹਸ ਦ੍ਰੈ ਕੈ _ਤਿਨ। 
ਪਾਚ _ਪਾਚ ਸੈ _ਭੁਜ ਕੇ ਘਨੇ। _ਸਸਤ੍ਹ _ਅਸਤੁ _ਹਾਥਨ ਮੈ _ਬਨੇ। ੧੨੧। 


ਏਕ ਚਰਨ ਏਕੈ ਕੀ ਨਾਸਾ। ਏਕ ਏਕ ਭੂਜ ਭੂਮਤ ਅਕਾਸਾ। 
ਅਰਧ ਮੂੰਡ ਮੁੰਡਿਤ ਕੇਤੇ ਸਿਰ। ਕੇਸਨ ਧਰੇ _ਕਿਤਕ ਧਾਏ _ਫਿਰਿ। ੧੨੨। 


ਏਕ ਏਕ ਮਦ ਕੋ ਸਰ ਪੀਯੈ। ਮਾਨਵ ਖਾਇ ਜਗਤ ਕੇ _ਜੀਯੈ। 
ਦਸ ਸਹੰਸ ਭਾਂਗ ਕੇ ਭਰਿ ਘਟ। ਪੀ ਪੀ ਭਿਰਤ ਅਸੁਰ ਰਨ ਚਟ ਪਟ। ੧੨੩। 


ਦੰਹਰਾ 
ਬਜੂ ਬਾਨ _ਬਿਛੂਆ _ਬਿਸਿਖ _ਬਰਖੈ _ਸਸਤੂ _ਅਪਾਰ। 
ਊਚ ਨੀਚ _ਕਾਤਰ _ਸੁਭਟ ਸਭ _ਕੀਨੇ ਇਕ _ਸਾਰ। _੧੨੪। 
ਦੱਪਲ? 
ਇਹ ਬਿਧਿ ਭਯੋ ਘੋਰ ਸੰਗ੍ਰਾਮਾ। ਲੈ ਲੈ ਅਮਿਤ ਜੁਧ ਕਾ _ਸਾਮਾ। 
ਮਹਾ ਕਾਲ ਕੋਪਤ ਭਯੋ ਜਬ _ਹੀ। ਅਸੁਰ ਅਨੇਕ _ਬਿਦਾਰੇ ਤਬ _ਹੀ। _੧੨੫। 


ਮਹਾ ਕਾਲ ਜਬ ਹੀ _ਰਿਸਿ ਭਰਾ। ਘੋਰ _ਭਯਾਨਕ ਆਹਵ _ਕਰਾ। 
ਮਾਰਤ _ਭਯੋ ਅਸੁਰ _ਬਿਕਰਾਲਾ। _ਸਿੰਘ ਨਾਦ _ਕੀਨਾ _ਤਤਕਾਲਾ। _੧੨੬। 


ਕਹੂੰ _ਮਸਾਨ _ਕਿਲਕਟੀ ਮਾਰੈ। _ਭੈਰਵ ਕਹੂੰ _ਠਾਢ ਭੁੰਕਾਰੈ। 
ਜੋਗਨਿ _ਦੈਤ ਅਧਿਕ _ਹਰਖਾਨੇ। _ਭੂਤ ਸਿਵਾ _ਬੋਲੈ _ਅਭਿਮਾਨੇ। _੧੨੭। 


ਚਰਿਤ੍ਰ ਪਾਖਿਆਨ ੬੨੭ 


ਉਨ੍ਹਾਂ ਨੂੰ (ਮਾਰ ਕੇ) ਜਦ ਕਾਲ ਧਰਤੀ ਉਤੇ ਡਿਗਾਉਂਦਾ, ਤਾਂ ਲਹੂ ਨਾਲ ਭਿਜੀ ਭੂਮੀ 


=ਹ 


ਸੁਸ਼ੋਭਿਤ ਹੋ _ਜਾਂਦੀ। ਉਨ੍ਹਾਂ ਤੋਂ ਬੇਸ਼ੁਮਾਰ ਦੈਂਤ ਉਠ ਕੇ _ਭਜ ਪੈਂਦੇ ਅਤੇ _ਬਾਣ, ਕ੍ਰਿਪਾਨਾਂ ਤੇ 


ਬਰਛੀਆਂ ਸਜਾ ਲੈੱਦੇ।੧੧੬। 


ਉਹ ਬਹੁਤ ਕ੍ਰੋਧ ਕਰ _ਕੇ ਸਾਹਮਣੇ ਆ _ਡਟਦੇ। (ਉਨ੍ਹਾਂ) ਸਾਰਿਆਂ ਨੂੰ ਕਾਲ ਇਕ 
ਛਿਣ ਵਿਚ ਮਾਰ ਦਿੰਦਾ। ਉਨ੍ਹਾਂ ਦਾ ਜੋ ਸਾਰਾ ਲਹੂ (ਧਰਤੀ ਉਤੇ) ਡਿਗਦਾ। ਤਦ (ਉਸ ਤੋਂ) 


ਦੈਂਤ ਸੈਨਾ ਸਜਾ _ਲੈੱਦੇ।੧੧੭। 

ਤਦ ਝਟ ਪਟ ਭਿਅੰਕਰ ਯੁੱਧ ਸ਼ੁਰੂ _ਹੋ__ਗਿਆ। _ਧਰਤੀ ਦੇ ਛੇ ਪੜਦੇ ਘੋੜਿਆਂ ਦੇ 
ਖੁਰਾਂ ਨਾਲ ਉਡ _ਗਏ। (ਇਸ ਤਰ੍ਹਾਂ ਸੱਤ ਤੋਂ) ਤੇਰ੍ਹਾਂ ਆਕਾਸ਼ ਬਣ ਗਏ ਅਤੇ ਉਥੇ (ਬਸ) 
ਇਕੋ ਪਾਤਾਲ ਰਹਿ _ਗਿਆ।੧੧੮। 

ਇਧਰ _ਭਟਾਚਾਰਜ (ਮਹਾ ਕਾਲ ਦਾ) ਯਸ਼ ਗਾ ਰਿਹਾ ਸੀ ਅਤੇ ਢਾਢਿ ਸੈਨ _ਕਰਖਾ 
(ਛੰਦ) ਸੁਣਾ ਰਿਹਾ ਸੀ। ਤਿਵੇਂ ਤਿਵੇਂ ਕਾਲ ਦਾ ਗੁਮਾਨ ਵਧਦਾ ਜਾ ਰਿਹਾ ਸੀ ਅਤੇ ਚਾਹ 
ਚਾਹ ਕੇ (ਮਨ ਪਸੰਦ ਅਨੁਸਾਰ) ਅਨੇਕ ਤਰ੍ਹਾਂ ਦੇ _“ਦੁਬਹਿਯਾ” (ਦੋਹਾਂ ਬਾਂਹਵਾਂ ਨਾਲ ਹਥਿਆਰ 
ਚਲਾਉਣ ਵਾਲੇ) (ਵੈਰੀਆਂ ਨੂੰ) ਮਾਰ ਰਿਹਾ _ਸੀ।੧੧੯। 

ਉਨ੍ਹਾਂ (ਦੈਂਤਾਂ) ਦਾ ਜੋ ਮਾਸ ਅਤੇ ਮਿਝ (ਧਰਤੀ ਉਤੇ) ਪੈਂਦੀ ਸੀ, (ਉਹ) ਰਥਵਾਨਾਂ, 
ਹਾਥੀਆਂ ਅਤੇ ਘੋੜਿਆ ਦੇ ਸਵਾਰਾਂ ਦਾ ਰੂਪ ਧਾਰਨ ਕਰ ਰਹੀ ਸੀ। (ਉਥੇ) ਕਿਤਨੇ ਭਿਆਨਕ 
ਦੈਂਤ ਪੈਦਾ ਹੋਏ, (ਹੁਣ) ਉਨ੍ਹਾਂ ਦਾ ਚੰਗੀ _ਤੜ੍ਹਾਂ ਵਰਣਨ ਕਰਦਾ _ਹਾਂ।੧੨0। 

ਜਿਨ੍ਹਾਂ ਦੀ ਇਕ _ਔਖ ਅਤੇ ਇਕ ਹੀ ਚਰਨ ਸੀ ਅਤੇ ਉਨ੍ਹਾਂ ਦੀਆਂ ਦੋ ਦੋ ਹਜ਼ਾਰ 
(ਭਾਵ) ਅਮਿਤ ਭੁਜਾਵਾਂ _ਸਨ। ਬਹੁਤਿਆਂ ਦੀਆਂ ਪੰਜ ਪੰਜ ਸੈ _ਭੁਜਾਵਾਂ ਸਨ ਅਤੇ (ਉਨ੍ਹਾਂ _ ਨੇ) 
ਹੱਥਾਂ ਵਿਚ _ਅਸਤ੍ਰ _ਸ਼ਸਤ੍ੁ _ਧਾਰਨ _ਕੀਤੇ ਹੋਏ _ਸਨ।੧੨੧। 

(ਕਈਆਂ ਦੀ) ਇਕ ਨਾਸ, ਇਕ ਪੈਰ ਅਤੇ ਇਕ ਬਾਂਹ ਸੀ ਅਤੇ ਆਕਾਸ਼ ਵਿਚ ਭੁਮਣ 
ਰਹੇ ਸਨ। ਕਈਆਂ ਦੇ ਅੱਧੇ ਅਤੇ ਕਈਆਂ ਦੇ ਸਾਰੇ ਸਿਰ ਮੁੰਨੇ ਹੋਏ ਸਨ। _ਕਿਤਨਿਆਂ 
ਕੇਸ ਧਰੇ ਹੋਏ ਸਨ ਅਤੇ (ਆਕਾਸ਼ ਵਿਚ) _ਭਜੀ ਫਿਰਦੇ ਸਨ।੧੨੨। 

(ਉਨ੍ਹਾਂ ਵਿਚੋਂ) ਇਕ ਇਕ ਸ਼ਰਾਬ ਦਾ ਸਰੋਵਰ ਪੀਣ ਵਾਲੇ ਅਤੇ ਜਗਤ _ਵਿਚ ਮਨੁੱਖਾਂ 
ਨੂੰ ਖਾ ਕੇ ਜੀਉਂਦੇ ਰਹਿਣ ਵਾਲੇ ਸਨ। (ਉਹ) ਦੈਂਤ ਭੰਗ ਦੇ ਦਸ ਹਜ਼ਾਰ ਘੜੇ ਪੀ ਪੀ ਕੇ 
ਝਟ ਪਟ ਯੁੱਧ ਵਿਚ ਆ ਭਿੜਦੇ ਸਨ।੧੨੩। 
ਦੰਹਰਾ 

ਬਜੂ _ਬਾਣ, ਬਿਛੂਏ, _ਤੀਰ ਅਤੇ (ਹੋਰ) ਅਪਾਰ ਸ਼ਸਤ੍ਰ _ਵਰ੍ਹ ਰਹੇ _ਸਨ। _ਉੱਚੇ-ਨੀਵੇਂ', 
ਬਹਾਦਰ ਅਤੇ _ਡਰਪੋਕ ਸਭ ਨੂੰ ਇਕ ਸਮਾਨ _ਕਰ ਦਿੱਤਾ _ਸੀ।੧੨੪। 
ਚੱਪਣਾ 

ਯੁੱਧ ਦਾ ਅਮਿਤ ਸਾਮਾਨ ਲੈ ਲੈ ਕੇ ਇਸ ਤਰ੍ਹਾਂ ਦਾ ਭਿਆਨਕ ਯੁੱਧ _ਹੋਇਆ। ਜਦ 
ਹੀ ਮਹਾ ਕਾਲ ਕ੍ਰੋਧਿਤ ਹੋਇਆ, ਤਦ ਹੀ ਅਨੇਕ ਦੈਂਤ ਨਸ਼ਟ ਕਰ _ਦਿੱਤੇ।੧੨੫। 

ਜਦ ਮਹਾ ਕਾਲ ਨੇ ਕ੍ਰੋਧ ਨਾਲ ਭਰ ਕੇ ਘੋਰ ਭਿਆਨਕ ਯੁੱਧ _ਕੀਤਾ। ਉਸੇ ਵੇਲੇ ਸਿੰਘ 
ਨਾਦ _ਕਰ ਕੇ ਭਿਅੰਕਰ ਦੈੱਤਾਂ ਨੂੰ ਮਾਰ _ਮੁਕਾਇਆ।੧੨੬। 

ਕਿਤੇ ਭੂਤ ਪ੍ਰੇਤ _(“ਮਸਾਨ”) ਕਿਲਕਾਰੀਆਂ _ਮਾਰ ਰਹੇ __ਸਨ। _ਕਿਤੇ ਭੈਰੋ (ਰੁਦ੍) ਖੜੋਤਾ 
ਹੋਇਆ _ਭਭਕਾਂ _ਮਾਰ ਰਿਹਾ _ਸੀ। _ਜੋਗਣਾਂ ਅਤੇ ਦੈਂਤ ਬਹੁਤ ਖੁਸ਼ ਹੋ ਰਹੇ _ਸਨ। _ਭਤ ਅਤੇ 
ਗਿਦੜੀਆਂ _('ਸਿਵਾ) ਅਭਿਮਾਨ _ਨਾਲ ਬੋਲਦੀਆਂ _ਸਨ।੧੨੭। ਕੁ 


੬੨੮ 


ਸੀ _ਦਸਮ-ਗ੍ੂੰਥ _ਸਾਹਿਬ 
ਝਾਲਰਿ _ਝਾਂਝਰ ਢੋਲ _ਮਿਦੰਗਾ। _ਪਟਹ ਨਗਾਰੇ __ਮੁਰਜ _ਮੁਚੰਗਾ। 
ਡਵਰੂ _ਗੁਡਗੁਡੀ ਕਹੂੰ _ਉਪੰਗਾ। _ਨਾਇ _ਨਫੀਰੀ _ਬਜਤ _ਸੁਰੰਗਾ। _੧੨੮। 


ਮੁਰਲੀ ਕਹੂੰ _ਬਾਸੁਰੀ _ਬਾਜਤ। _ਕਹੂੰ _ਉਪੰਗ _ਮ੍ਿਦੰਗ _ਬਰਾਜਤ। 
ਦੁੰਦਭਿ ਢੋਲ ਕਹੂੰ _ਸਹਨਾਈ। _ਬਾਜਤ _ਭੇ _ਲਖਿ _ਪਰੀ _ਲਰਾਈ। _੧੨੯। 


ਮੁਰਜ _ਮੁਚੰਗ _ਬਜੈ _ਤੁਰਹੀ ਰਨ। _ਭੇਰਨ ਕੇ _ਭਭਕਾਰ ਕਰਤ _ਗਨ। 
ਹਾਥੀ ਘੋਰਨ ਕੇ ਦੁੰਦਭਿ ਰਨ। _ਉਸਟਨ ਕੇ ਬਾਜੇ ਰਨ _ਮੂਰਧਨ। _੧੩0। 


ਕੇਤਿਕ ਸੁਭਟ ਸਰਨ ਕੇ ਮਾਰੇ। ਗਿਰਤ ਭਏ ਰਨ ਡੀਲ ਡਿਲਾਰੇ। 
ਜਦਪਿ ਪ੍ਰਾਨ ਸਮੁਹ ਹੈ ਦਏ। _ਕਰ ਤੇ _ਤਜਤ _ਕ੍ਰਿਪਾਨਨ _ਭਏ। _੧੩੧। 


ਚਲਤ _ਭਈ _ਸਰਿਤਾ ਸ੍ਰੋਤ _ਤਹ। ਜੁਧ _ਭਯੋ ਕਾਲੀ _ਅਸੁਰਨ _ਜਹ। 
ਸੀਸ ਕੇਸ ਜਹ ਭਏ ਸਿਵਾਰਾ। ਸ੍ਰੋਨ ਪ੍ਰਵਾਹ ਬਹਤ _ਹਹਰਾਰਾ। _੧੩੨। 


ਬਾਜ ਬ੍ਰਿਛ ਜਹ ਬਹੇ ਅਨੇਕੈ। ਬਿਨ ਬ੍ਰਿਣ ਬੀਰ ਰਹਾ ਨਹਿ _ਏਕੈ। 
ਸ੍ਰੋਨ ਭਰੇ ਪਟ ਅਧਿਕ ਸੁਹਾਏ। ਚਾਚਰਿ _ਖੇਲਿ ਮਨੌ ਘਰ ਆਏ। ੧੩੩। 


ਸੂਰਨ ਕੇ ਜਹ ਮੂੰਡ ਪਖਾਨਾ। _ਸੋਭਿਤ ਰੰਗ ਭੂਮ ਮਹਿ _ਨਾਨਾ। 
ਬਹੇ ਜਾਤ ਜਹ _ਬ੍ਰਿਛ _ਤੁਰੰਗਾ। ਬਡੇ ਸੈਲ ਸੇ _ਲਸਤ _ਮਤੰਗਾ। _੧੩੪। 


ਮਛਰੀ _ਤਨਕਿ _ਅੰਗੁਰਿਯੈ ਸੋਹੈ। _ਭੁਜਾ ਭੁਜੰਗਨ ਸੀ ਮਨ ਮੋਹੈ। 
ਕਹੂੰ ਗ੍ਰਾਹ ਸੇ ਖੜਗ _ਝਮਕਹਿ। ਭਕ ਭਕ _ਕਰ ਕਹੂੰ ਘਾਇ _ਭਭਕਹਿ। _੧੩੫॥। 


ਭਾਲੰਨਾ ਛੰਦ 


ਜਹਾ ਬੀਰ ਬੈਰੀ ਬਡੇ ਘੇਰਿ ਮਾਰੇ। ਤਹਾ ਭੂਤ ਔ ਪ੍ਰੇਤ ਨਾਚੇ ਮਤਵਾਰੇ। 
ਕਹੂੰ _ਡਾਕਨੀ _ਝਾਕਨੀ _ਹਾਕ _ਮਾਰੈ। _ਉਠੈ _ਨਾਦ ਭਾਰੇ ਛੁਟੇ _ਚੀਤਕਾਰੈ। _੧੩੬। 


ਕਹੂੰ _ਅੰਗੁਲੈ ਤ੍ਰਾਣ _ਕਾਟਾ ਬਿਰਾਜੈ। ਕਹੂੰ _ਅੰਗੁਲਾ _ਕਾਟਿ ਕੇ ਰਤਨ ਰਾਜੈ। 
ਕਹੂੰ ਟੀਕ ਟਾਂਕੇ ਕਟੈ ਟੋਪ ਸੋਹੈ। ਕਹੂੰ ਬੀਰ ਮਾਰੇ _ਗਿਰੇ ਭੂਮਿ ਮੋਹੈ। ੧੩੭। 


ਜਿਤੇ ਸ੍ਰੋਨ ਕੇ ਬੂੰਦ ਭੂ ਪੈ ਪਰੇ ਹੈ। ਤਿਤੇ ਦਾਨਵੋ ਰੂਪ ਬਾਕੇ ਧਰੇ ਹੈ। 


ਹਠੀ ਓਰ ਚਾਰੌ ਬਿਖੈ ਆਨਿ ਢੂਕੇ। ਮਹਾ ਕੋਪ ਕੈ ਮਾਰ ਹੀ ਮਾਰਿ ਕੂਕੈ। ੧੩੮। 


ਜਿਤੇ ਦੈਤ ਆਏ ਤਿਤੇ ਕਾਲ ਮਾਰੇ। ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ। 


ਉਠ ਦੈਤ ਬਾਕੇ ਬਲੀ ਸਸਤ੍ਰ ਲੈ ਕੈ। ਦੁਹੂੰ ਓਰ ਤੇ ਮਾਰ ਹੀ ਮਾਰਿ ਕੈ ਕੈ। ੧੩੯। 


ਚਰਿਤ੍ਰ ਪਾਖਿਆਨ ੬੨੯ 


ਗੁਡਗੁਡੀ, _ਉਪੰਗ, _ਸ਼ਹਿਨਾਈ _ਨਫ਼ੀਰੀ, ਸੁਰੰਗ _(ਸੁਰਤਾਲ) ਆਦਿ _ਵਜ ਰਹੇ _ਸਨ।੧੨੮। 
ਕਿਤੇ ਮੁਰਲੀ ਅਤੇ ਕਿਤੇ _ਬੰਸਰੀ ਵਜ ਰਹੀ _ਸੀ। ਕਿਤੇ _ਉਪੰਗ ਅਤੇ _ਮਿਰਿਦੰਗ ਸ਼ੋਭ 
ਰਹੇ _ਸਨ। ਕਿਤੇ ਦੁੰਦਭੀ, ਢੋਲ ਅਤੇ _ਸ਼ਹਿਨਾਈਆਂ ਲੜਾਈ ਨੂੰ _ਛਿੜਿਆ ਵੇਖ _ਕੇ _ਵਜਣ 
ਲਗ ਗਈਆਂ ਸਨ।੧੨੯। 
ਮੁਰਜ, ਮੁਚੰਗ ਅਤੇ _ਤੁਰਹੀ ਰਣ ਵਿਚ ਵਜ ਰਹੀਆਂ _ਸਨ। _ਕਿਤੇ ਭੇਰੀਆਂ ਦੇ ਸਮੂਹ 


ਭਭਕਾਰ ਕਰ _ਰਹੇਂ _ਸਨ। _ਹਾਥੀਆਂ _ਅਤੇ ਘੋੜਿਆਂ (ਉਤੇ _ਲਦੇ ਹੋਏ) ਨਗਾਰੇ ਅਤੇ _ਊਠਾਂ 
ਉਤੇ ਬੰਨ੍ਹੇ ਹੋਏ ਵਾਜੇ ਰਣ ਵਿਚ ਅਗੇ ਹੋ ਕੇ ਵਜ ਰਹੇ ਸਨ।੧੩0। 

ਕਿਤਨੇ ਹੀ ਸੂਰਮੇ ਮਾਰੇ ਹੋਏ ਸ਼ਰਨ ਵਿਚ ਆ ਪਏ ਸਨ। (ਕਈ) ਵਡਿਆਂ ਆਕਾਰਾਂ 
ਪ੍ਰਕਾਰਾਂ ਵਾਲੇ ਰਣ ਵਿਚ _ਡਿਗੇ ਪਏ _ਸਨ। ਭਾਵੇਂ ਉਹ ਸਾਹਮਣੇ ਹੋ. ਕੇ ਪ੍ਰਾਣ ਦਿੰਦੇ ਸਨ, 
ਪਰ _ ਹੱਥਾਂ ਵਿਚੋਂ ਕ੍ਰਿਪਾਨਾਂ ਛਡ _ਰਹੇ _ਸਨ।੧੩੧। 

ਜਿਥੇ ਕਾਲੀ ਅਤੇ ਦੈਂਤਾਂ ਦਾ ਯੁੱਧ ਹੋ. ਰਿਹਾ ਸੀ, ਉਥੇ ਲਹੂ ਦੀ ਨਦੀ ਵਗ ਰਹੀ _ਸੀ। 
ਜਿਸ ਵਿਚ ਸਿਰ ਦੇ ਕੇਸ ਕਾਈ ਵਰਗੇ ਲਗ _ਰਹੇ ਸਨ ਅਤੇ ਲਹੂ _ਦਾ ਭਿਆਨਕ ਪ੍ਰਵਾਹ 
ਵਗ ਰਿਹਾ _ਸੀ।੧੩੨। 

ਵਿਚ ਅਨੇਕ ਘੋੜੇ ਬ੍ਰਿਛਾਂ ਵਾਂਗ ਰੁੜ੍ਹ ਰਹੇ ਸਨ। ਕੋਈ ਵੀ ਸੂਰਮਾ ਘਾਇਲ ਹੋਏ 


ਜਿਸ 
ਬਿਨਾ ਨਹੀਂ ਬਚਿਆ _ਸੀ। _ਲਹੂ ਨਾਲ _ਭਿਜੇ _ਹੋਏ ਬਸਤ੍ਰ _ਬਹੁਤ _ਸ਼ੋਭ _ਰਹੇ _ਸਨ। (ਇੰਜ 
ਲਗਦਾ _ਸੀ) ਮਾਨੋ ਹੋਲੀ ਖੇਡ _ਕੇ _ਘਰ ਪਰਤੇ _ਹੋਣ।੧੩੩। 

ਉਥੇ _ਰਣ-ਭੂਮੀ _ਵਿਚ _ਸੂਰਮਿਆਂ ਦੇ ਅਨੇਕਾਂ _ਸਿਰ ਪੇਥਰਾਂ ਵਰਗੇ _ਸ਼ੋਭਦੇ _ਸਨ। _ਉਥੇ 
ਬ੍ਰਿਛ ਅਤੇ ਘੋੜੇ ਰੁੜ੍ਹਦੇ ਜਾ ਰਹੇ ਸਨ ਅਤੇ _ਹਾਥੀ _ਵਡਿਆਂ ਪਰਬਤਾਂ _ਵਰਗੇ _ਸ਼ੁਭਾਇਮਾਨ 
ਸਨ।੧੩੪। 

ਉਨ੍ਹਾਂ ਦੀਆਂ _ਉੱਗਲਾਂ _ਮਛਲੀਆਂ _ਵਰਗੀਆਂ _ਲਗਦੀਆਂ _ਸਨ ਅਤੇ _ਬਾਂਹਵਾਂ ਸੱਪਾਂ 
ਜਿਹੀਆਂ ਮਨ ਨੂੰ ਮੋਹ _ਰਹੀਆਂ _ਸਨ। _ਕਿਤੇ ਖੜਗ ਮਗਰ _ਮੌਛਾਂ _ਵਰਗੇ _ਚਮਕਦੇ _ਸਨ। 
ਕਿਤੇ ਜ਼ਖ਼ਮਾਂ ਵਿਚ _ਭਕ _ਭਕ _ਕਰਦਾ (ਲਹੂ) _ਵਗ ਰਿਹਾ _ਸੀ।੧੩੫। 
ਭਜਨ ਛੰਦ 

ਜਿਥੇ ਵੌਡੇ ਵੱਡੇ ਵੈਰੀ ਯੋਧੇ ਘੇਰ ਕੇ ਮਾਰੇ ਗਏ ਸਨ, ਉਥੇ ਭੂਤ ਅਤੇ ਪ੍ਰੇਤ ਮਤਵਾਲੇ ਹੋ 
ਕੇ ਨਚ ਰਹੇ ਸਨ। ਕਿਤੇ ਡਾਕਣੀਆਂ, ਗਿੱਧਾਂ (“ਝਾਕਨੀ”) ਚੀਖਾਂ ਮਾਰ ਰਹੀਆਂ ਸਨ, (ਕਿਤੇ) 


ਉੱਚੀ ਸੁਰ ਵਿਚ ਭਾਰੇ ਨਾਦ ਹੋ ਰਹੇ ਸਨ ਅਤੇ (ਕਿਤੇ) ਚੀਕ-ਚਹਾੜਾ ਮਚ ਰਿਹਾ ਸੀ।੧੩੬। 

ਕਿਤੇ ਲੋਹੇ ਦੇ _ਦਸਤਾਨੇ ਕਟੇ ਪਏ _ਸਨ ਅਤੇ _ਕਟੀਆਂ ਹੋਈਆਂ ਉਂਗਲਾਂ _ਦੇ _ਰਤਨ 
ਸ਼ੋਭ ਰਹੇ _ਸਨ। ਕਿਤੇ ਕਟੇ ਹੋਏ ਟੋਪਾਂ ਨਾਲ (ਮੌਥੇ ਉਤੇ ਲਗਾਉਣ ਵਾਲੇ ਲੋਹੇ ਦੇ) ਟਿੱਕੇ 
ਟੰਗੇ ਪਏ _ਸਨ। _ਕਿਤੇ ਮਾਰੇ ਹੋਏ ਸੁਰਮੇ ਧਰਤੀ ਉਤੇ _ਡਿਗੇ ਹੋਏ ਮੋਹ _ਰਹੇ _ਸਨ।੧੩੭। 


ਲਹੂ ਦੀਆਂ _ਜਿਤਨੀਆਂ _ਵੀ ਬੂੰਦਾਂ ਧਰਤੀ ਉਤੇ ਪਈਆਂ, _ਉਤਨੇ ਹੀ ਦੈਂਤਾਂ ਨੇ ਬਾਂਕੇ 
ਰੂਪ ਧਾਰ ਲਏ। (ਉਹ) ਹਠੀ ਚੌਹਾਂ ਪਾਸਿਆਂ ਤੋਂ ਆ ਢੁਕੇ ਅਤੇ ਬਹੁਤ ਕ੍ਰੋਧਿਤ ਹੋ ਕੇ 'ਮਾਰੋ 
ਮਾਰੋ” _ਪੁਕਾਰਨ _ਲਗੇ।੧੩੮। 

ਜਿਤਨੇ _ਵੀ ਦੈਂਤ ਆਏ, ਉਨ੍ਹਾਂ `ਨੂੰ ਕਾਲ ਨੇ _ਮਾਰ ਦਿੱਤਾ। ਧਰਤੀ ਉਤੇ ਲਹੂ _ਦੇ 
ਪਰਨਾਲੇ ਵਗਣ _ਲਗੇ। _(ਉਸ ਲਹੂ ਤੋਂ) ਬਾਂਕੇ ਬਲਵਾਨ ਦੈੱਤ ਸ਼ਸਤੁ ਲੈ ਕੇ ਉਠ _ਖੜੋਤੇ। 
ਦੋਹਾਂ ਪਾਸਿਆਂ ਤੋਂ _'ਮਾਰੋ ਮਾਰੋ” _ਦੀਆਂ ਆਵਾਜ਼ਾਂ ਆਣ _ਲਗੀਆਂ।੧੩੯। 


੬੩0 


ਸੀ _ਦਸਮ-ਗ੍ੂੰਥ _ਸਾਹਿਬ 


ਹਠੀ _ਬਧਿ _ਗੋਪਾ _ਗੁਲਿਤ੍ਰਾਨ _ਬਾਕੇ। _ਹਠੀਲੇ _ਕਟੀਲੇ _ਰਜੀਲੇ _ਨਿਸਾਕੇ। 
ਗਦਾ ਹਾਥ ਲੈ ਕੇ ਕਿਤੇ ਬੀਰ ਗਾਜੇ। ਲਰੇ ਆਨਿ ਕੈ ਪੈਗ ਦੈ ਕੈ ਨ ਭਾਜੇ। ੧੪0। 


ਕਹੂੰ ਬੀਰ ਮਾਰੇ ਬਿਦਾਰੇ ਪਰੇ ਹੈ। ਕਹੂੰ ਖੇਤ ਮੈ ਖਿੰਗ ਖੜ੍ਹੀ ਜਰੇ ਹੈ। 
ਕਹੂੰ ਮਤ ਦੰਤੀ ਕਹੂੰ _ਉਸਟ ਮਾਰੇ। ਬਿਰਾਜੈ ਕਹੂੰ ਨਗਨ ਖੰਡੇ _ਕਟਾਰੇ। _੧੪੧। 


ਕਹੂੰ ਖੋਲ ਖਾਂਡੇ ਗਿਰੇ ਭੂਮਿ ਸੋਹੈ। ਕਹੂੰ ਬੀਰ ਬਾਨੀ ਪਰੇ ਭੂਮਿ ਮੋਹੈ। 
ਕਹੂੰ ਸਹਾਰ ਮਾਰੇ ਫਿਰੈ ਬਾਜ ਛੂਟੈ। ਕਿਤੇ ਛੈਲ ਛੋਰੇ ਕਿਤੇ ਦੁਸਟ ਲੂਟੈ। ੧੪੨। 


ਚੱਪਲਾਂ 


ਇਹ ਬਿਧਿ ਤਹਾ ਭਯੋ _ਸੰਗ੍ਹਾਮਾ। _ਨਿਰਖਤ ਦੇਵ _ਦਾਨਵੀ _ਬਾਮਾ। 
ਕੇਤਿਕ ਕਰੀ ਕਰਨ ਬਿਨੁ _ਭਏ। ਪ੍ਰਾਪਤ ਦੁਸਟ ਨਿਧਨ ਕਹ _ਗਏ। _੧੪੩। 


ਮਾਰਹਿ ਮਾਰਿ ਮਹਾ ਸੂਰ _ਕੂਕਹਿ। _ਕਾਢਿ _ਕਾਢਿ _ਦਾਤਨ ਕਹ _ਢੂਕਹਿ। 
ਬਾਜਹਿ ਢੋਲ _ਮਿਰਿਦੰਗ _ਨਗਾਰੇ। _ਜੰਗ _ਮਚੰਗ _ਉਪੰਗ _ਜੁਝਾਰੇ। _੧੪੪। 
ਜਿਹ ਤਨ ਕਾਲ ਬਿਸਿਖ ਕੀ ਮਾਰੈ। ਤਾ ਕਹ ਤਹੀ ਚੂਰ ਕਰਿ ਡਾਰੈ। 
ਜਾ _ਕਰ ਕੋਪਿ ਕ੍ਰਿਪਾਨ ਪ੍ਰਹਾਰਤ। ਤਿਹ ਕਾ_ਮੂੰਡ _ਕਾਟਿ ਹੀ _ਡਾਰਤ। _੧੪੫। 


ਉਪਜਾ _ਕਛੁਕ ਕਾਲ ਕੇ ਕ੍ਧਾ। 
ਕਾਢਿ ਕ੍ਰਿਪਾਨ ਏਕ _ਹਨਿ ਡਾਰੇ। ੧੪੬। 


ਇਹ ਬਿਧਿ ਭਯੋ _ਭਯਾਨਕ ਜੁਧਾ। 
ਕੇਸਨ ਤੇ ਗਹਿ ਅਸੁਰ ਪਛਾਰੇ। 


ਮਾਰੇ ਅਧਿਕ ਤਾਹਿ ਦਾਨਵ _ਰਨ। ਟੂਕ ਟੂਕ ਹ੍ਹੈਗੇ ਤਿਨ ਕੇ ਤਨ। 
ਤਊ ਮਾਰ ਹੀ ਮਾਰਿ ਪੁਕਾਰਤ। ਪਾਛੇ ਪਾਵ ਏਕ ਨਹਿ _ਡਾਰਤ। _੧੪੭। 


ਕੇਤਿਕ ਘੂਮਿ ਗਿਰਤ ਹੈ ਘਾਇਲ। ਪਰਤ ਭਏ ਭੂ ਤਰ ਹੂੈ ਹਾਇਲ। 
ਤਊ ਜੁਧ ਕੋ ਤ੍ਯਾਗਿ ਨ ਭਜਹੀ। ਜਬ ਲਗਿ ਦੁਸਟ ਪ੍ਰਾਨ ਨਹਿ _ਤਜਹੀ। ੧੪੮। 


ਗੁਰਜ _ਗੋਫਨੈ _ਕਿਤਕ ਸੰਭਾਰੈ। _ਕੇਤਿਕ ਕਸਿ _ਕਸਿ _ਬਾਨ ਪ੍ਰਹਾਰੈ। 
ਕਿਤੇ ਤਮਕਿ ਰਨ ਤੁਰੀ ਨਚਾਵੈ। _ਚਟਪਟ _ਸੁਭਟ ਜੂਝਿ _ਰਨ _ਜਾਵੈ। _੧੪੯। 


ਕਿਤਕ _ਤਮਕਿ ਰਨ ਤੁਰੀ ਨਚਾਵਤ। ਮਾਰਿ ਮਾਰਿ ਧੁਨਿ _ਕਿਤਕ _ਉਘਾਵਤ। 
ਮੰਡਹਿ ਮਹਾ ਕਾਲ ਸੌ ਜੁਧਾ। ਹ੍ਹੈ ਹੈ ਅਧਿਕ ਚਿਤ ਮਹਿ _ਕ੍ਰਧਾ। ੧੫0। 


ਚਰਿਤ੍ਰ ਪਾਖਿਆਨ ੬੩੧ 


ਹਠੀ ਬਾਂਕੇ ਸੂਰਮਿਆਂ ਨੇ ਗੋਪੇ ਅਤੇ ਲੋਹੇ ਦੇ _ਦਸਤਾਨੇ ('ਗੁਲਿਤ੍ਰਾਨ') ਪਾਏ ਹੋਏ _ਸਨ। 
(ਉਹ) ਬੜੇ _ਹਠੀਲੇ, _ਕਟੀਲੇ (ਕਟਣ _ਵਲੇ), ਕਠੋਰ _('ਰਜੀਲੇ`) ਅਤੇ ਨਿਡਰ _('ਨਿਸਾਕੇ”) 
ਸਨ। ਕਿਤਨੇ ਸ਼ੂਰਵੀਰ ਹੱਥ _ਵਿਚ _ਗਦਾਵਾਂ ਲੈ ਕੇ ਗਜ ਰਹੇ ਸਨ। (ਉਹ) ਆ ਕੇ ਯੁੱਧ 
ਵਿਚ ਲੜਦੇ ਸਨ ਅਤੇ ਦੋ ਪੈਰ ਵੀ ਪਿਛੇ ਹਟਾ ਕੇ ਭਜਦੇ ਨਹੀਂ _ਸਨ।੧੪0। 


ਕਿਤੇ ਸੂਰਮੇ _ਮਾਰੇ ਅਤੇ ਚੀਰੇ ਪਾੜੇ _ਪਏ _ਸਨ। ਕਿਤੇ _ਯੁੱਧ-ਖੇਤਰ ਵਿਚ _ਘੋੜੇ ਅਤੇ 
ਛਤ੍ਰੀ ਝੜੇ ਪਏ _ਸਨ। _ਕਿਤੇ ਮਸਤ ਹਾਥੀ ਅਤੇ ਕਿਤੇ ਊਠ ਮਾਰੇ ਹੋਏ ਪਏ ਸਨ ਅਤੇ ਕਿਤੇ 
ਨੰਗੇ ਖੰਡੇ _ਅਤੇ _ਕਟਾਰਾਂ ਪਈਆਂ _ਸਨ।੧੪੧। 

ਕਿਤੇ ਤਲਵਾਰਾਂ ਦੇ ਮਿਆਨ ਭੂਮੀ ਉਤੇ _ਡਿਗੇ _ਪਏ _ਸਨ। ਕਿਤੇ ਪ੍ਰਮੁਖ _('ਬਾਨੀ”) 

ਪਏ ਹੋਏ ਮੋਹ ਰਹੇ ਸਨ। ਕਿਤੇ ਸਵਾਰਾਂ ਦੇ ਮਾਰੇ ਜਾਣ ਕਰ ਕੇ ਘੋੜੇ ਖੁਲ੍ਹੇ 
ਸਨ। ਕਿਤੇ ਫੈਲ ਛਬੀਲੇ ਅਤੇ ਕਿਤੇ ਦੁਸ਼ਟ (ਵੈਰੀ) ਲੁਟੇ ਪੁਟੇ ਪਏ _ਸਨ।੧੪੨। 


ਇਸਤਰੀਆਂ _ਵੇਖ _ਰਹੀਆਂ _ਸਨ। ਕਿਤਨੇ ਹੀ ਹਾਥੀ ਬਿਨਾ ਕੰਨਾਂ ਦੇ ਹੋ_ਗਏ ਅਤੇ ਦੁਸ਼ਟ 

ਲੋਗ ਮ੍ਰਿਤੂ ਨੂੰ ਪ੍ਰਾਪਤ _ਹੋ__ਗਏ।੧੪੩। 
ਮਹਾਨ ਸੂਰਮੇ ਮਾਰੋ ਮਾਰੋ ਕੂਕ ਰਹੇ ਸਨ ਅਤੇ ਦੰਦ ਕਢ ਕਢ ਕੇ ਢੁਕ ਰਹੇ _ਸਨ। 
ਨੂੰ ਉਥੇ 


ਜਿਸ ਦੇ ਸ਼ਰੀਰ ਉਤੇ ਕਾਲ _ਬਾਣ ਮਾਰਦਾ ਸੀ, ਉਸ ਉਥੇ ਹੀ ਚੂਰ ਚੂਰ _ਕਰ 
ਦਿੰਦਾ ਸੀ। ਜਿਸ ਉਤੇ ਕ੍ਰੋਧਿਤ ਹੋ ਕੇ ਤਲਵਾਰ ਦਾ ਵਾਰ ਕਰਦਾ ਸੀ, ਉਸ ਦਾ ਸਿਰ ਹੀ 
ਕਟ ਸੁਟਦਾ ਸੀ।੧੪੫। 


ਇਸ ਤਰ੍ਹਾਂ ਦਾ ਭਿਆਨਕ ਯੁੱਧ _ਹੋਇਆ। ਨੂ 
(ਉਸ ਨੇ) ਦੈੱਤਾਂ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਸੁਟਿਆ ਅਤੇ ਕਈਆਂ ਨੂੰ ਕ੍ਰਿਪਾਨ ਕਢ ਕੇ 
ਮਾਰ ਸੁਟਿਆ।੧੪੬। 


ਉਥੇ _ਰਣ-ਭੂਮੀ ਵਿਚ ਬਹੁਤ ਜ਼ਿਆਦਾ ਦੈਂਤ ਮਾਰੇ ਗਏ। ਉਨ੍ਹਾਂ ਦੇ ਤਨ 
ਹੋ ਗਏ। ਫਿਰ ਵੀ ਉਹ ਮਾਰੋ ਮਾਰੋ” ਪੁਕਾਰ ਰਹੇ ਸਨ। ਇਕ ਪੈਰ ਵੀ ਪਿਛੇ ਨਹੀਂ ਕਰਦੇ 
ਸਨ।੧੪੭। 

ਕਈ ਘਾਇਲ ਘੁਮੇਰੀ ਖਾ ਕੇ ਡਿਗ ਰਹੇ ਸਨ ਅਤੇ ਡਰਾਉਣੀਆਂ ਸ਼ਕਲਾਂ _ਵਾਲੇ 
('ਹਾਇਲ”) ਬਣ ਕੇ ਧਰਤੀ ਉਤੇ ਡਿਗ ਰਹੇ ਸਨ। (ਫਿਰ ਵੀ) ਉਹ ਯੁੱਧ ਨੂੰ ਤਿਆਗ ਕੇ 
ਤਦ ਤਕ ਨ ਭਜਦੇ ਸਨ, ਜਦ ਤਕ ਦੁਸ਼ਟ ਪ੍ਰਾਣ ਨਹੀਂ _ਛਡਦੇ ਸਨ।੧੪੮। 

ਕਿਤਨਿਆਂ ਨੇ _ਗੁਰਜ ਅਤੇ _ਗੋਫਨੇ ਸੰਭਾਲੇ ਹੋਏ _ਸਨ। 
ਚਲਾ ਰਹੇ _ਸਨ। ਕਿਤਨੇ ਆਕੜ ਕੇ ਰਣ ਵਿਚ ਘੋੜੇ _ਨਚਾ ਰਹੇ _ਸਨ। 
ਪਟ _ਰਣ-ਭੂਮੀ ਵਿਚ _ਜੂਝ _ਰਹੇ _ਸਨ।੧੪੯। 

ਕਿਤਨੇ ਹੀ _ਐੱਠ ਕੇ ਰਣ-ਖੇਤਰ ਵਿਚ ਘੋੜੇ ਨਚਾ ਰਹੇ ਸਨ ਅਤੇ ਕਿਤਨੇ ਹੀ _'ਮਾਰੋ 


ਮਾਰੋ” ਦੀ ਧੁਨ _ਨਾਲ _ਗਰਜ _ਰਹੇ _ਸਨ। (ਉਹ) ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ ਮਹਾ 
ਕਾਲ ਨਾਲ ਯੁੱਧ ਕਰਦੇ ਸਨ।੧੫0। 


ਕਿਤਨੇ ਕਸ _ਕਸ ਕੇ ਬਾਣ 
ਕਿਤਨੇ ਸੂਰਮੇ ਝਟ 


੬੩੨ 


ਸੀ _ਦਸਮ-ਗ੍ੂੰਥ _ਸਾਹਿਬ 


ਜੇਤਿਕ ਸੁਭਟ ਕੋਪਿ ਕਰਿ ਆਏ। _ਮਹਾ ਕਾਲ ਤੇਤੇ ਈ _ਖਪਾਏ। 
ਤਿਨ ਕੋ ਮੇਦ ਮਾਸ ਭੂਅ ਪਰਾ। ਬਹੁ _ਅਸੁਰਨ ਤਾ ਤੇ ਬਪੁ _ਧਰਾ। _੧੫੧। 


ਮਹਾ ਕਾਲ ਤੇ ਦਏ ਖਪਾਇ। ਸ੍ਰੋਨਤ ਸੋ ਪ੍ਰਿਥਵੀ ਰਹੀ ਛਾਇ। 
ਤਿਹ ਤੇ ਅਮਿਤ ਅਸੁਰ ਉਠਿ ਢੂਕੇ। ਮਾਰਹਿ ਮਾਰਿ ਦਸੋ ਦਿਸਿ ਕੂਕੇ। ੧੫੨। 


ਕੇਤਿਕ ਕੀ ਬਾਹਨ ਕਟਿ ਡਾਰਾ। ਕਰੇ ਰੁੰਡ ਬਿਨੁ ਮੁੰਡ _ਹਜਾਰਾ। 
ਕੇਤਿਕ ਚੀਰ ਅਧੌ ਅਧ ਡਾਰੇ। _ਨਾਚਤ ਭੂਤ ਪ੍ਰੇਤ _ਮਤਵਾਰੇ। _੧੫੩। 


ਜ ਤਿਨ ਕੇ ਸਿਰਿ ਬਹੀ ਕ੍ਰਿਪਾਨੈ। ਅਰਧ ਅਰਧ ਹੂ ਜੂਝੇ ਜ੍ਹਾਨੈ। 
ਗਜ ਬਾਜੀ ਲੋਟਤ ਕਹੂੰ ਭੂ _ਪਰ। _ਸੁੰਭਨ ਸਬਦ _ਸੁਨਾ _ਅਵਨੀ _ਤਰ। _੧੫੪। 


ਗਿਰਿ ਗਿਰਿ ਪਰੇ ਕਹੂੰ _ਘਾਯਲ _ਰਨ। _ਭਾਜਿ ਚਲੇ ਕਈ ਹੋਇ ਬਿਮਨ ਮਨ। 
ਝਮਕਤ ਕਹੀ _ਅਸਿਨ ਕੀ ਧਾਰਾ। _ਭਭਕਤ ਰੁੰਡ ਮੁੰਡ _ਬਿਕਰਾਰਾ। _੧੫੫। 


ਭਾਲੰਨਾ ਛੰਦ 
ਤਹਾ ਜੁਧ ਮਾਚਾ ਮਹਾ ਬੀਰ ਖੇਤੰ। ਬਿਦਾਰੇ ਪਰੇ ਬੀਰ ਬਿੰਦ ਬਿਚੇਤੇ। 


੨ 


ਕਹੂੰ _ਡਾਮਰੂੰ _ਡਹ _ਡਹਾ ਸਬਦ _ਬਾਜੈ। ਸੁਨੇ _ਦੀਹ _ਦਾਨਵਾਨ ਕੋ _ਦੂਪ ਭਾਜੈ। _੧੫੬। 


ਕਹੂੰ ਸੰਖ ਭੇਰੀ ਬਜੈ ਤਾਲ ਭਾਰੇ। ਕਹੂੰ _ਬੇਨ ਬੀਨਾ ਪਨੋ ਔ ਨਗਾਰੇ। 
ਕਹੂੰ ਨਾਇ ਨਾਫੀਰਿਯੈ ਨਾਦ _ਐਸੇ। _ਬਜੈ _ਘੋਰ ਬਾਜਾ _ਪ੍ਰਲੈ ਕਾਲ ਜੈਸੇ। _੧੫੭। 


ਕਹੂੰ _ਛੈਨ ਤੂਰੈ ਨਗਾਰੈ ਮ੍ਰਿਦੇਗੈ। ਕਹੂੰ _ਬਾਸੁਰੀ ਬੀਨ _ਬਾਜੈ _ਸੁਰੰਗੈ। 
ਕਹੂੰ _ਬਗਲ _ਤਾਰੰਗ _ਬਾਜੇ _ਬਜਾਵੈ। ਕਹੂੰ _ਬਾਰਤਾ ਰੰਗ _ਨੀਕੇ ਸੁਹਾਵੈ। ੧੫੮। 


ਕਹੂੰ _ਝਾਂਝ _ਬਾਜੈ ਕਹੂੰ ਤਾਲ ਐਸੇ। ਕਹੂੰ _ਬੇਨੁ _ਬੀਨਾ_ਪੂਲੈ _ਕਾਲ ਜੈਸੇ। 

ਕਹੂੰ _ਬਾਸੁਰੀ ਨਾਇ ਨਾਦੈ ਮ੍ਰਿਦੰਗੇ। _ਕਹੂੰ ਸਾਰੰਗੀ ਔ ਮੁਚੈਗੈ _ਉਪੰਗੈ। ੧੫੯। 

ਕਹੂੰ ਗਰਜਿ ਕੈ ਕੈ ਭੁਜਾ ਭੂਪ ਠੋਕੈ। ਕਹੂੰ ਬੀਰ ਬੀਰਾਨ ਕੀ ਰਾਹ ਰੋਕੈ। 

ਕਿਤੇ ਅਸਤ ਔ ਸਸਤੁ ਲੈ ਲੈ _ਚਲਾਵੈ। ਕਿਤੇ ਚਰਮ ਲੈ ਚੋਟ ਤਾ ਕੀ ਬਜਾਵੈ। ੧੬0। 


ਰੂੰਡ ਸੋਹੈ ਕਹੂੰ ਮੁੰਡ ਬਾਕੇ। ਕਹੂੰ ਬੀਰ ਮਾਰੇ _ਬਿਦਾਰੇ ਨਿਸਾਕੇ। 
ਬਾਜ ਮਾਰੇ _ਗਜਾਰਾਜ ਜੂਝੇ। ਕਹੂੰ _ਉਸਟ ਕਾਟੇ ਨਹੀ ਜਾਤ _ਬੂਝੇ। _੧੬੧। 


/੬ਊ 2 


ਚਰਿਤ੍ਰ ਪਾਖਿਆਨ ੬੩੩ 


ਜਿਤਨੇ ਵੀ ਸੂਰਮੇ ਕ੍ਰੋਧਿਤ ਹੋ ਕੇ (ਅਗੇ) ਆਏ, ਮਹਾ _ਕਾਲ ਨੇ _ਉਤਨੇ ਹੀ _ਖਪਾ 
ਦਿੱਤੇ। ਉਨ੍ਹਾਂ ਦੀ ਮਿਝ ਅਤੇ ਮਾਸ ਧਰਤੀ ਉਤੇ ਡਿਗਿਆ। ਉਸ ਤੋ ਹੋਰ ਬਹੁਤ ਸਾਰੇ ਦੈਂਤਾਂ 
ਨੇ ਸ਼ਰੀਰ _ਧਾਰਨ ਕਰ _ਲਏ।੧੫੧। 

ਮਹਾ ਕਾਲ ਨੇ ਉਨ੍ਹਾਂ ਨੂੰ ਖਪਾ ਦਿੱਤਾ ਅਤੇ ਲਹੂ _ਨਾਲ ਉਸ 
ਹੋਰ ਬੇਸ਼ੁਮਾਰ ਦੈਂਤ ਉਠ ਕੇ ਆ ਢੁਕੇ ਅਤੇ ਦਸਾਂ ਦਿਸ਼ਾਵਾਂ 
ਲਗੇ।੧੫੨। 
ਦਿੱਤੇ। ਕਿਤਨੇ ਹੀ _ਅਧੋ ਅਧ _ਚੀਰ _ਸੁਟੇ। ਭੂਤ ਅਤੇ ਪ੍ਰੇਤ _ਮਤਵਾਲੇ ਹੋ ਕੇ 
ਗਏ ।੧੫੩। 

ਜਿਤਨਿਆਂ ਦੇ ਸਿਰ ਉਤੇ ਕ੍ਰਿਪਾਨਾਂ ਚਲੀਆਂ ਸਨ, ਉਹ ਜਵਾਨ ਅੱਧੇ ਅੱਧੇ ਹੋ. ਕੇ ਮਾਰੇ 
ਗਏ। ਕਿਤੇ ਘੋੜੇ ਅਤੇ ਹਾਥੀ ਧਰਤੀ ਉਤੇ ਲੋਟ ਪੋਟ ਹੋ ਰਹੇ ਸਨ ਅਤੇ ਸੁੰਮਾਂ (ਖੁਰਾਂ) ਦੇ 
ਵਜਣ ਦੀ ਆਵਾਜ਼ ਧਰਤੀ ਦੇ ਹੇਠਾਂ ਸੁਣੀਂਦੀ ਸੀ।੧੫੪। 

ਰਣ-ਭੂਮੀ ਵਿਚ ਕਿਤੇ (ਸੂਰਮੇ) ਘਾਇਲ ਹੋਕੇ ਡਿਗ ਰਹੇ ਸਨ। ਕਈ ਬੇਮਨੇ ਹੋ ਕੇ 
(ਰਣ ਵਿਚੋਂ) ਭਜ ਚਲੇ _ਸਨ। ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ _ਸਨ। _(ਕਿਤੇ) 
ਭਿਆਨਕ ਰੁੰਡ ਅਤੇ ਮੁੰਡ _ਭਕ _ਭਕ _ਕਰ ਰਹੇ _ਸਨ।੧੫੫। 


ਗਰ 
ਹਹ 
ਹਰ 


ਭਾਲੰਨਾ ਛੰਦ 

ਉਥੇ _ਬਹੁਤ ਭਿਆਨਕ ਯੁੱਧ ਮਚਿਆ ਹੋਇਆ ਸੀ ਅਤੇ ਸੂਰਮਿਆਂ ਦੇ ਜੁਟ ਮਾਰੇ ਹੋਏ 
ਅਚੇਤ ਪਏ _ਸਨ। ਕਿਤੇ ਡਮਰੂ ਡਹ _ਡਹ ਸ਼ਬਦ ਕਰਦੇ ਵਜ ਰਹੇ ਸਨ (ਜਿਸ ਨੂੰ) ਸੁਣ ਕੇ 
ਵੌਡੇ ਦੈਂਤਾਂ ਦਾ _ਹੰਕਾਰ ਦੂਰ ਹੋ ਰਿਹਾ _ਸੀ।੧੫੬। 

ਕਿਤੇ ਸੰਖ, ਭੇਰੀ, ਤਾਲ, _ਬੇਨ, ਵੀਣਾ, ਤੰਬੂਰੇ _('ਪਨੌ”) ਅਤੇ ਨਗਾਰੇ ਵਜ ਰਹੇ _ਸਨ। 
ਕਿਤੇ ਤੂਤੀਆਂ, ਨਫ਼ੀਰੀਆਂ ਦਾ ਨਾਦ ਇਸ ਤਰ੍ਹਾਂ ਦਾ ਹੋ ਰਿਹਾ ਸੀ, ਜਿਸ ਤਰ੍ਹਾਂ _ਪਰਲੋ ਸਮੇਂ 


ਦਾ ਘੋਰ ਵਾਜਾ ਵਜ ਰਿਹਾ ਹੋਵੇ।੧੫੭। 
ਵਜ ਰਹੇ _ਸਨ। _ਕਿਤੇ ਤੂੰਬਾ (“ਬਗਲ”), ਤਰੰਗ ਆਦਿ ਵਾਜੇ ਵਜਾਏ ਜਾ ਰਹੇ _ਸਨ। ਕਿਤੇ 
ਸੋਹਣੇ ਢੰਗ ਨਾਲ _ਵੀਰ-ਵਾਰਤਾ ਸੁਣਾਈ ਜਾ ਰਹੀ _ਸੀ।੧੫੮। 
ਦਾ ਮਾਹੌਲ ਬਣਿਆ ਹੋਵੇ। ਕਿਤੇ ਬੰਸਰੀ, _ਸ਼ਹਿਨਾਈ, ਮਿਰਿਦੰਗ, ਸਾਰੰਗੀ, ਮੁਚੰਗ ਅਤੇ _ਉਪੰਗ 
ਵਜ ਰਹੇ ਸਨ।੧੫੯। 

ਕਿਤੇ ਰਾਜੇ ਗਜ _ਗਜ ਕੇ _ਭੁਜਾਵਾਂ ਉਤੇ ਹੱਥ _ਮਾਰ ਰਹੇ ਸਨ। ਕਿਤੇ ਸੂਰਮੇ ਸੂਰਮਿਆਂ 
ਦਾ ਰਾਹ ਰੋਕ ਰਹੇ ਸਨ। ਕਿਤੇ (ਸੂਰਮੇ) ਅਸਤ ਅਤੇ ਸ਼ਸਤੁ ਲੈ ਲੈ ਕੇ ਚਲਾ ਰਹੇ ਸਨ ਅਤੇ 
ਕਿਤੇ _ਢਾਲਾਂ ਲੈ ਕੇ ਉਨ੍ਹਾਂ ਦੀਆਂ ਸਟਾਂ ਵਜਾਉਂਦੇ (ਮਾਰਦੇ) _ਸਨ।੧੬0। 

ਕਿਤੇ ਬਾਂਕੇ (ਸੂਰਮਿਆਂ ਦੇ) ਰੁੰਡ (ਧੜ) ਅਤੇ ਕਿਤੇ ਮੁੰਡ (ਸਿਰ) ਸ਼ੋਭ ਰਹੇ 
ਕਿਤੇ ਨਿਡਰ ('ਨਿਸਾਕੇ”) ਸੂਰਮੇ ਕਟੇ ਵਢੇ ਹੋਏ ਮਾਰੇ ਪਏ _ਸਨ। ਕਿਤੇ ਘੋੜੇ ਮਾਰੇ ਪਏ ਸਨ 
ਅਤੇ _ਕਿਤੇ _ਹਾਥੀ _ਜੂਝੇ _ਪਏ _ਸਨ। _ਕਿਤੇ ਊਠ ਕਟੇ ਪਏ ਸਨ (ਜੋ) ਪਛਾਣ ਵਿਚ ਨਹੀਂ 
ਆਉਦੇ ਸਨ।੧੬੧। 


ਸਨ| 


ਸੀ _ਦਸਮ-ਗ੍ੂੰਥ _ਸਾਹਿਬ ਚਰਿਤ੍ਰ ਪਾਖਿਆਨ ੬੩੫ 


ਕਹੂੰ ਚਰਮ _ਬਰਮੈ ਗਿਰੇ ਭੂਮਿ ਐਸੇ। ਬਗੇ ਬ੍ਯੋਤਿ ਡਾਰੇ ਸਮੈ ਸੀਤ ਜੈਸੇ। ਕਿਤੇ ਢਾਲਾਂ (“ਚਰਮ”) ਅਤੇ ਕਵਚ _('ਬਰਮ”) ਧਰਤੀ ਉਤੇ _ਇਸ ਤਰ੍ਹਾਂ `ਡਿਗੇ ਪਏ 
ਗਏ ਜੂਝਿ ਜੋਧਾ ਜਗੇ ਜੋਰ ਜੈਗੈ। ਮਨੋ ਪਾਨ ਕੈ ਭੰਗ ਸੋਏ ਮਲੰਗੇ। ੧੬੨। ਸਨ, ਜਿਸ ਤਰ੍ਹਾਂ _ਸੀਣ ਵੇਲੇ ਬਸਤ੍ਾਂ ਨੂੰ ਵਿਉਂਤ ਕੇ ਰਖਿਆ ਹੋਵੇ। ਜ਼ਬਰਦਸਤ _ਜੰਗ ਰੂਪ 
ਯੋਗ ਵਿਚ ਯੋਧੇ ਇਸ ਤਰ੍ਹਾਂ ਜੂਝੇ ਪਏ ਸਨ, ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ।੧੬੨। 
ਕਿਤੇ ਡਹਡਹਾ ਸਬਦ _ਡਵਰੂ _ਬਜਾਵੈ। ਕਿਤੇ ਰਾਗ ਮਾਰੂ ਖਰੇ ਖੇਤ _ਗਾਵੈ। ਕਿਤੇ 'ਡਹ ਡੁਹ” ਕਰਦੇ ਡੌਰੂ ਵਜਾਏ ਜਾ ਰਹੇ ਸਨ। ਕਿਤੇ ਯੁੱਧ-ਭੂਮੀ ਵਿਚ ਮਾਰੂ ਰਾਗ 
ਹਸੈ _ਗਰਜਿ _ਠੋਕੈ ਭੁਜਾ ਪਾਟ ਫਾਟੈ। ਕਿਤੇ ਬੀਰ _ਬੀਰਾਨ ਕੇ _ਮੂੰਡ _ਕਾਟੈ। ੧੬੩। ਬਹੁਤ ਗਾਇਆ ਜਾ_ਰਿਹਾ ਸੀ। ਕਿਤੇ (ਸੂਰਮੇ) ਹਸ ਕੇ ਭੁਜਾਵਾਂ ਨੂੰ ਠੋਕਦੇ ਸਨ ਅਤੇ ਕਿਤੇ 
ਗਜ ਕੇ ਪੇਂਟਾਂ ਉਤੇ ਹੱਥ ਮਾਰਦੇ ਸਨ। ਕਿਤੇ ਸੂਰਮੇ ਸੂਰਮਿਆਂ ਦਾ ਸਿਰ ਕਟ ਰਹੇ ਸਨ।੧੬੩। 
ਕਹੂੰ _ਚੰਚਲਾ ਚਾਰੁ _ਚੀਰੈ ਬਨੈਕੈ। ਬਰੈ ਜ੍ਰਾਨਿ ਜੋਧਾ ਜੁਝਿਯੋ _ਜ੍ਹਾਨ ਧੈਕੈ। ਕਿਤੇ ਅਪੱਂਛਰਾਵਾਂ ('ਚੰਚਲਾ”) ਸੁੰਦਰ ਬਸਤ੍ਰ _ਸਜਾ ਕੇ ਉਨ੍ਹਾਂ ਜਵਾਨ ਯੋਧਿਆਂ ਨੂੰ ਵਰ 
ਕਹੂੰ ਬੀਰ _ਬੀਰਾਨ ਕੇ _ਪਾਵ_ਪੇਲੈ। ਮਹਾ ਜੰਗ ਜੋਧਾ _ਲਗੇ ਸੁਧ _ਸੇਲੈ। _੧੬੪। ਰਹੀਆਂ _ਸਨ, ਜੋ _ ਯੁੱਧ ਵਿਚ ਜੂਝੇ _ਸਨ। _ਕਿਤੇ ਯੋਧੇ ਯੋਧਿਆਂ ਦੇ ਪੈਰ (ਪਿਛੇ ਵਲ) _ਧਕਦੇ 
ਸਨ। _(ਉਸ) ਮਹਾਨ ਜੰਗ ਵਿਚ ਯੋਧੇ _ਚੋਗੇ ਨੇਜ਼ੇ (ਮਾਰਨ _ਵਿਚ) ਲਗੇ _ਹੋਏ _ਸਨ।੧੬੪। 
ਕਹੂੰ _ਜਛਨੀ ਕਿੰਨ੍ਹਨੀ ਆਨਿ ਕੈ ਕੈ। ਕਹੂੰ _ਗੰਧੂਬੀ ਦੇਵਨੀ ਮੌਦ ਹੂ _ਕੈ। ਕਿਤੇ _ਯਕਸ਼ਣੀ, ਕਿੰਨ੍ਹਨੀ, ਗੰਧਰਬੀ ਅਤੇ _ਦੇਵਨੀ (ਇਸਤਰੀਆਂ) ਪ੍ਰਸੰਨ ਹੋ ਕੇ (ਵਿਚਰ 
ਕਹੂੰ _ਅਛਰਾ _ਪਛਰਾ _ਗੀਤ _ਗਾਵੈ। ਕਹੂੰ _ਚੰਚਲਾ _ਅੰਚਲਾ ਕੋ _ਬਨਾਵੈ। _੧੬੫। ਰਹੀਆਂ _ਸਨ)। ਕਿਤੇ ਪਰੀਆਂ ਅਤੇ _ਅਪੱਛਰਾਵਾਂ ਗੀਤ ਗਾ ਰਹੀਆਂ _ਸਨ। _ਕਿਤੇ ਇਸਤਰੀਆਂ 
(ਸੁੰਦਰ) ਬਸਤੁ _ਸਜਾ _ਰਹੀਆਂ _ਸਨ।੧੬੫। 
ਕਹੂੰ ਦੇਵ ਕੰਨ੍ਯਾ ਨਚੈ ਤਾਲ ਦੈ ਕੈ। ਕਹੂੰ ਦੈਤ ਪੁਤ੍ਰੀ ਹਸੈ ਮੋਦ ਹ੍ਹੈ ਕੈ। ਕਿਤੇ _ਦੇਵ-ਕੰਨਿਆਵਾਂ ਤਾਲ ਦੇ ਕੇ _ਨਚ _ਰਹੀਆਂ _ਸਨ ਅਤੇ _ਕਿਤੇ ਦੈੱਤ-ਪੁੱਤਰੀਆਂ 
ਕਹੂੰ _ਚੰਚਲਾ _ਅੰਚਲਾ _ਕੋ_ਬਨਾਵੈ। _ਕਹੂੰ _ਜਛਨੀ _ਕਿੰਨ੍ਹਨੀ _ਗੀਤ _ਗਾਵੈ। _੧੬੬। ਪ੍ਰਸੰਨਤਾ ਪੂਰਵਕ ਹਸ _ਰਹੀਆਂ _ਸਨ। _ਕਿਤੇ ਇਸਤਰੀਆਂ ਸੁੰਦਰ _ਬਸਤ੍ਰਾਂ ('ਅੰਚਲਾ”) ਨੂੰ 
ਸੰਵਾਰ ਰਹੀਆਂ _ਸਨ। _ਕਿਤੇ _ਯਕਸ਼ਣੀਆਂ ਅਤੇ _ਕਿੰਨ੍ਹਨੀਆਂ ਗੀਤ _ਗਾ__ਰਹੀਆਂ _ਸਨ।੧੬੬। 
ਲਰੈ ਆਨਿ ਜੋਧਾ ਮਹਾ ਤੇਜ ਤੈ ਕੈ। _ਗਿਰੇ ਪਾਕ _ਸਾਹੀਦ ਯਾਕੀਨ ਹ੍ਹੇ _ਕੈ। ਮਹਾਨ ਤੇਜਸਵੀ ਯੋਧੇ ਗੁੱਸੇ ਵਿਚ ਆ ਕੇ ਲੜ ਰਹੇ ਸਨ ਅਤੇ ਨਿਸਚੇ ਨਾਲ ਪਵਿਤ੍ਰ 
ਕਹੂੰ ਬੀਰ _ਬਾਕੇ _ਨਚਾਵੈ ਤੁਰੰਗੇ। ਕਹੂੰ ਜੰਗ ਜੋਧਾ _ਬਿਰਾਜੈ _ਉਤੰਗੇ। ੧੬੭। ਸ਼ਹਾਦਤ ਪ੍ਰਾਪਤ _ਕਰ ਕੇ ਡਿਗ ਰਹੇ _ਸਨ। ਕਿਤੇ _ਬਾਂਕੇ ਸੂਰਮੇ ਘੋੜੇ _ਨਚਾ ਰਹੇ ਸਨ ਅਤੇ 
੍‌ ੍‌ ੍‌ ੍‌ ਕਿਤੇ ਜੰਗ _ਵਿਚ ਉੱਚੇ ਯੋਧੇ ਸ਼ੋਭਾ ਪਾ ਰਹੇ _ਸਨ।੧੬੭। 
ਕਹੂੰ ਬੀਰ _ਬਾਨੈਤ ਬੀਰੇ ਉਠਾਵੈ। ਕਹੂੰ ਖੇਤ ਮੈ ਖਿੰਗ ਖਤ੍ਰੀ ਨਚਾਵੈ। ਕਿਤੇ ਬਾਂਕੇ ਬੀਰ (ਯੁੱਧ ਦੇ) _ਬੀੜੇ _ਉਠਾ ਰਹੇ _ਸਨ। ਕਿਤੇ ਯੁੱਧ-ਖੇਤਰ ਵਿਚ ਛਤ੍ਰੀ 
ਕਹੂੰ ਕੋਪ ਕੈ ਕੈ ਹਠੀ ਦਾਤ ਚਾਬੈ। ਕਿਤੇ ਮੂੰਛ ਐਠੈ ਕਿਤੇ ਪਾਗ ਦਾਬੈ। ੧੬੮। ਘੋੜੇ ('ਖਿੰਗ) _ਨਚਾ ਰਹੇ _ਸਨ। ਕਿਤੇ ਰੋਹ ਵਿਚ ਆ ਕੇ ਹਠੀ (ਸੂਰਮੇ) ਦੰਦ ਪੀਹ ਰਹੇ 
ਸਨ। ਕਿਤੇ (ਸੂਰਮੇ) ਮੁੱਛਾਂ ਮਰੋੜ _ਰਹੇ ਸਨ ਅਤੇ ਕਿਤੇ ਪੈਰ _ਗਡ _ਰਹੇ _ਸਨ।੧੬੮। 
ਦੁਹੂੰ ਓਰ _ਗਾਜੇ ਜਬੈ ਛਤ੍ਰਧਾਰੀ। ਮਚੋ ਲੋਹ _ਗਾੜੋ ਪਰੀ ਮਾਰਿ _ਭਾਰੀ। ਜਦੋਂ ਦੋਹਾਂ ਪਾਸਿਆਂ ਤੋਂ _ਛਤ੍ਰਧਾਰੀ (ਸੂਰਮੇ) _ਗਜਣ ਲਗੇ, ਤਾਂ ਭਿਆਨਕ _ਯੁੱਧ _ਮਚ 
ਮਹਾ ਕੋਪ ਕੈ ਬੀਰ ਬਾਜੀ _ਉਚਕੈ। ਲਗੇ ਦੇਹ ਮੋ ਘਾਇ ਗਾੜੇ _ਭਭਕੈ। ੧੬੯। ਗਿਆ ਅਤੇ ਬਹੁਤ _ਮਾਰ-ਕਾਟ ਹੋਣ _ਲਗੀ। ਬਹੁਤ ਅਧਿਕ ਕ੍ਰੋਧਿਤ ਹੋ ਕੇ ਸੈਨਿਕ ਅਤੇ ਘੋੜੇ 
ਉਛਲਣ _ਲਗੇ। _ਸ਼ਰੀਰਾਂ ਵਿਚ ਲਗੇ ਡੂੰਘੇ ਜ਼ਖ਼ਮਾਂ (ਵਿਚੋਂ ਲਹੂ) _ਭਕ _ਭਕ _ਕਰਨ _ਲਗਾ।੧੬੯। 
ਕਹੂੰ _ਕੁੰਡਲਾਕਾਰ ਮੁੰਡੈ ਬਿਰਾਜੈ। _ਲਖੇ _ਮੁੰਡ _ਮਾਲਾਹੁ ਕੇ _ਮੁੰਡ ਲਾਜੈ। ਕਿਤੇ ਕੁੰਡਲਦਾਰ (ਵਾਲਾਂ ਵਾਲੇ) ਸਿਰ ਸ਼ੋਭ ਰਹੇ ਸਨ (ਜਿਨ੍ਹਾਂ ਨੂੰ) ਵੇਖ ਕੇ ਸ਼ਿਵ ਦੇ ਗਲ 
ਕਹੂੰ ਘੂੰਮ ਘੂਮੈ ਪਰੇ ਬੀਰ ਭਾਰੀ। ਮਨੋ _ਸਿਧ੍ਯ ਬੈਠੇ ਲਗੇ ਜੋਗ ਤਾਰੀ। ੧੭0। ਵਿਚ ਪਈ ਮੁੰਡ-ਮਾਲਾ ਦੇ ਮੁੰਡ ਲਜਾ ਰਹੇ ਸਨ। ਕਿਤੇ ਵੱਡੇ ਸੂਰਮੇ ਘੁੰਮੇਰੀ ਖਾ ਕੇ _ਡਿਗੇ ਪਏ 
. ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਿੱਧ ਯੋਗ ਦੀ ਤਾੜੀ ਲਗਾ ਕੇ ਬੈਠੇ _ਹੋਣ।੧੭0। 
ਤਹਾ ਸ੍ਰੋਨ ਕੀ ਕੂਲ ਘਾਰੀ ਬਿਰਾਜੈ। _ਲਖੈ ਅਸਟ ਨਦ੍ਯਾਨ ਕੋ_ਦਰਪ ਭਾਜੈ। ਉਏ, ਦੀ ਨਦੀ: ਦਰੀ? ਰਚੀ ਸੀ ਨ ਨੂੰ ਵੇਖ ਕੇ ਅਠ (ਪਵਿਤ੍ਰ) ਨਦੀਆਂ ਦਾ 
ਤਹਾ ਬ੍ਰਿੰਦ ਬਾਜੀ ਬਹੇ ਨਕ _ਜੈਸੇ। _ਲਸੈ ਮਤ ਦੰਤੀ ਮਹਾ ਸੈਲ ਕੈਸੇ। _੧੭੧। ਘੁਮੰਡ ਦੂਰ ਹੋ ਰਿਹਾ ਸੀ। ਉਸ ਵਿਚ ਘੋੜਿਆਂ ਦੇ ਅਨੇਕ ਝੁੰਡ _ਮਗਰਮੱਛਾਂ ਵਾਂਗ ਵਹਿ ਰਹੇ 


ਸਨ। _ ਮਸਤ ਹਾਥੀ ਵੱਡੇ ਪਰਬਤਾਂ ਜਿਹੇ ਲਗ ਰਹੇ _ਸਨ।੧੭੧। 


ਧੁਜਾ ਬ੍ਰਿਛ ਤਾ ਮੋ ਬਹੇ ਜਾਤ ਐਸੇ। _ਲਸੈ ਡੰਡ ਪਤ੍ਰੀ ਬਿਨਾ ਪਤੂ _ਜੈਸੇ। ਉਸ _ਵਿਚ ਝੰਡੇ _ਬ੍ਰਿਛਾਂ ਵਾਂਗ _ਇਸ ਤਰ੍ਹਾਂ `ਰੁੜ੍ਹੇ ਜਾ ਰਹੇ ਸਨ ਜਿਸ ਤਰ੍ਹਾਂ _ਬਿਨਾ 
ਕਹੂੰ ਛਤਹ ਤਾ ਮੋ ਬਹੇ ਜਾਤ ਕਾਟੇ। ਮਨੋ ਫੇਨ ਸੇ ਬਾਰਿ ਮੈ ਬਸਤ੍ਰ _ਫਾਟੇ। ੧੭੨। ਪਤਿਆਂ ਦੇ ਡੌਡੇਂ _ਰੜ੍ਹਦੇ ਜਾ ਰਹੇ _ਸਨ। ਕਿਤੇ ਉਸ ਵਿਚ ਕਟੇ ਹੋਏ ਛੜ੍ਹ ਵਹਿ ਰਹੇ _ਸਨ। 

ਲਗ ਲਗ “ਰਹੀ ਹੀ ਰਿ ਨਵ ਜਤੀ ਪਲ: ਪੀਣੀ ਹਲ, ਰਹ ਪੀ ਰਲ 
ਕਹੂੰ ਬਾਹ _ਕਾਟੀ ਬਹੇ ਜਾਤ _ਐਸੇ। ਮਨੋ ਪੰਚ _ਬਕ੍ਰਤਾਨ ਕੇ _ਨਾਗ _ਜੈਸੇ। ਕਿਤੇ ਕਟੀ ਹੋਈ ਬਾਂਹ ਇਸ ਤਰ੍ਹਾਂ _ਰੁੜ੍ਹੀ ਜਾ ਰਹੀ ਸੀ, ਮਾਨੋ ਸ਼ਿਵ (ਪੰਚ _ਬਕ੍ਹਤਾਨ”) 
ਚੜੇ ਬੀਰ ਬਾਜੀ ਬਹੇ ਜਾਤ _ਮਾਰੇ। _ਸਨਾਹੀਨ ਕੇ _ਸ੍ਹਾਰ ਪਾਰੈ _ਪਧਾਰੇ। _੧੭੩। ਦੇ ਸੱਪ ਹੋਣ। ਕਿਤੇ ਔੜ ਚੜ੍ਹੇ ਸੂਰਮੇ ਮਾਰੇ ਹੋਏ ਰੁੜ੍ਹ ਰਹੇ ਸਨ, ਜਿਵੇਂ ਮਸ਼ਕਾਂ (“ਸਨਾਹੀਨ') 


ਉਪਰ _ਸਵਾਰ ਹੋਏ (ਵਿਅਕਤੀ) ਪਾਰ _ਜਾ ਰਹੇ _ਸਨ।੧੭੩। 


੬੩੬ 


ਸੀ _ਦਸਮ-ਗ੍ਰੰਥ _ਸਾਹਿਬ 
ਕਹੂੰ ਖੋਲ ਖੰਡੇ ਬਹੇ ਜਾਤ ਮਾਰੇ। ਮਨੋ ਏਕਠੇ ਕਛ ਮਛ ਹ੍ਹੈ ਪਧਾਰੇ। 


ਤਹਾ ਪਾਗ ਛੂਟੇ ਬਹੇ ਜਾਤ _ਐਸੇ। ਮਨੋ ਤੀਸ ਬ੍ਯਾਮਾਨ ਕੇ ਨਾਗ ਜੈਸੇ। _੧੭੪। 


ਝਖੀ ਝੁੰਡ ਜਾ ਮੈ ਕਟਾਰੀ ਬਿਰਾਜੈ। ਲਖੇ _ਖਿੰਗ _ਬਾਕੇ ਬਲੀ ਨਾਗ _ਲਾਜੈ। 
ਕਹੂੰ ਚਰਮ ਕਾਟੇ ਗਿਰੇ _ਸਸਤ੍ਰ ਅਸਤ੍ਰੈ। ਕਹੂੰ ਬੀਰ ਬਾਜੀ ਬਹੇ ਜਾਤ _ਬਸਤ੍ਰੈ। ੧੭੫। 


ਹਲਾਚਾਲ ਕੈ ਕੈ ਹਠੀ ਦੈਤ ਢੂਕੇ। ਚਹੂੰ ਓਰ ਗਾਜੇ ਮਹਾ ਕਾਲ ਜੂ ਕੇ। 
ਕੋਪ ਕੈ ਸਸਤੁ _ਅਸਤੈ ਚਲਾਵੈ। ਕਿਤੇ ਸੰਖ ਔ ਭੀਮ ਭੇਰੀ ਬਜਾਵੈ। _੧੭੬। 


ਪੰ 


ਫੂਲਿ ਫੀਲੀ ਨਗਾਰੇ _ਬਜੈ _ਕੈ। ਚਲੇ ਦੁੰਦਭੀ ਤਾਜਿਯੋ ਕੇ _ਸੁਨੈ ਕੈ। 
ਕੋਪ ਕੈ ਸੁ ਉਸਟੀ ਦਮਾਮੇ। ਮਨੋ ਬਾਜ ਟੁਟੇ ਲਖੇ ਲਾਲ ਤਾਮੇ। ੧੭੭। 


ਬੀਰ _ਬਾਕੇ ਧਰੇ ਲਾਲ ਬਾਨੇ। ਕਿਤੇ ਸਯਾਮ ਔ ਸੇਤ ਕੀਨੇ ਨਿਸਾਨੇ। 
ਹਰਤਿ ਯੌ ਪੀਤ ਬਾਨੇ ਸੁਹਾਏ। ਹਠੀ ਚੁੰਗ ਬਾਧੇ ਚਲੇ ਖੇਤ ਆਏ। __੧੭੮। 


ਕੈ. ਕੈ ਕੈ ਕੈ ਕੈ ਕੈ 


ਢਾਲ ਢਾਪੈ ਚੋਟ ਓਟੈ। ਸਭੈ ਆਨਿ ਜੂਝੈ ਭਜੈ ਕੋਟ ਕੋਟੈ। 
ਸੂਲ ਐ ਸੈਹਥੀ ਖਿੰਗ ਖੇਲੈ। ਕਿਤੇ ਪਾਸ ਔ ਪਰਸ ਲੈ _ਪਾਵ ਪੇਲੈ। ੧੭੯। 


ਪਾਖਰੈ _ਡਾਰਿ ਕੈ ਤਾਜਿਯੋ ਧੈ। ਚੜੈ ਚਾਰੁ ਜਾਮੈ ਕਿਤੇ ਬਾਜਿਯੋ ਧੈ। 
ਮਦ _ਦੰਤੀਨਿਯੌ ਪੈ _ਬਿਰਾਜੈ। ਮਨੋ _ਬਾਰਣੇਸੇ ਚੜੇ ਇੰਦੂ _ਲਾਜੈ। ੧੮0। 


ਖਚਰਾਰੋਹ ਬੈਰੀ ਬਿਰਾਜੈ। ਕਿਤੇ ਗਰਧਭੈ ਪੈ ਚੜੇ ਸੂਰ ਗਾਜੈ। 
ਦਾਨਵੌ ਪੈ ਚੜੇ ਦੈਤ ਭਾਰੇ। ਚਹੂੰ ਓਰ ਗਾਜੇ ਸੁ ਦੈ ਕੈ ਨਗਾਰੇ। ੧੮੧। 


ਮਾਹਿਖੀ ਧੈ ਚੜੇ ਦੈਤ ਢੂਕੇ। ਕਿਤੇ ਸੂਕਰਾ ਸ੍ਹਾਰ ਹਰੈ ਆਨਿ ਝੂਕੇ। 
ਦਾਨਵੋ ਪੈ ਚੜੇ ਦੈਤ ਭਾਰੇ। ਚਹੂੰ ਓਰ ਤੇ ਮਾਰ ਮਾਰੈ ਪੁਕਾਰੈ। ੧੮੨। 


ਸਰਪ ਅਸਵਾਰ ਹੈ ਕੈ ਸਿਧਾਏ। ਕਿਤੇ ਸ੍ਰਾਰ ਬਘ੍ਯਾਰ ਹ੍ਹੈ ਦੁਸਟ ਆਏ। 
ਚੀਤਿਯੌ ਪੈ ਚੜੇ ਕੋਪ ਕੈ ਕੈ। ਕਿਤੇ ਚੀਤਰੋ ਪੈ ਚੜੇ ਤੇਜ ਤੈ ਕੈ। ੧੮੩। 


ਚਾਕਚੁੰਧੂ ਚੜੇ _ਕਾਕ ਬਾਹੀ। _ਅਠੂਹਾਨ ਕੌ ਸ੍ਰਾਰ ਕੇਤੇ _ਸਿਪਾਹੀ। 
ਬੀਰ ਬਾਨੀ ਚੜੇ _ਬ੍ਰਿਧ ਗਿਧੈ। ਮਨੋ _ਧ੍ਯਾਨ ਲਾਗੇ _ਲਸੈ ਸੁਧ _ਸਿਧੈ। ੧੮੪। 


ਹੈ ਪੈ, ਕੈ. ਪੈ ਕੈ &ੈ ਕੈ ਕੈ ਕੈ ਕੈ 


ਚਰਿਤ੍ਰ ਪਾਖਿਆਨ ੬੩੭ 


ਹੋਏ) ਖੰਡੇ ਅਤੇ ਮਿਆਨ (ਇਸ ਤਰ੍ਹਾਂ) ਵਹੇ ਜਾ ਰਹੇ ਸਨ, ਮਾਨੋ ਕੱਛ 
ਕੇ ਰੁੜ੍ਹੇ ਜਾ ਰਹੇ ਹੋਣ। ਉਥੇ ਖੁਲ੍ਹੀਆਂ ਹੋਈਆਂ ਪਗੜੀਆਂ ਇਸ ਤਰ੍ਹਾਂ 
ਰੁੜ੍ਦੀਆਂ ਜਾ ਰਹੀਆਂ ਸਨ, ਮਾਨੋ ___ਤੀਹ ਬਿਆਮਾਨ (ਦੋ ਗਜ਼ਾਂ ਦੀ ਲੰਬਾਈ ਦਾ ਮਾਨ) ਲੈਬੇ 
ਸੱਪ ਹੋਣ।੧੭੪। 

ਉਸ ਵਿਚ _ਕਟਾਰਾਂ _ਮੌਛਲੀਆਂ ਦੇ ਝੁੰਡ _ਵਰਗੀਆਂ _ਸ਼ੋਭਦੀਆਂ _ਸਨ। _ਬਾਂਕਿਆਂ ਘੋੜਿਆਂ 
ਨੂੰ ਵੇਖ ਕੇ ਬਲਵਾਨ _ਨਾਗ _ਵੀ __ਲਜਾਉਂਦੇ _ਸਨ। _ਕਿਤੇ _ਢਾਲਾਂ (“ਚਰਮ”) _ਕਟੀਆਂ ਪਈਆਂ 
ਅਤੇ _(ਕਿਤੇ) ਅਸਤ ਅਤੇ ਸ਼ਸਤ੍ਰ _ਡਿਗੇ _ਪਏ _ਸਨ। _ਕਿਤੇ ਸੂਰਮੇ _ਅਤੇ ਘੋੜੇ _ਬਸਤ੍ਰਾਂ 
ਰੁੜ੍ਹ ਜਾ ਰਹੇ _ਸਨ।੧੭੫। 


ਵੱਡੀਆਂ ਭੇਰੀਆਂ ਵਜਾ ਰਹੇ ਸਨ।੧੭੬। 

ਮਹਾਵਤ ('ਫੀਲੀ”) ਬਹੁਤ ਪੁਸੰਨ ਹੋ_ ਕੇ ਨਗਾਰੇ ਵਜਾ ਰਹੇ ਸਨ ਅਤੇ ਘੋੜਿਆਂ ਉਤੇ 
ਕਸੇ ਨਗਾਰੇ (ਵਜਾ ਕੇ) ਸੁਣਾਈ ਜਾ ਰਹੇ ਸਨ। ਊਠਾਂ ਉਤੇ ਬੰਨ੍ਹੇ ਨਗਾਰੇ ਕ੍ਰੋਧ ਸਹਿਤ ਵਜਾਏ 
ਜਾ ਰਹੇ ਸਨ, ਮਾਨੋ ਲਾਲ (ਮਾਸ ਦੀ) ਖੁਰਾਕ ਨੂੰ ਵੇਖ ਕੇ ਬਾਜ਼ ਟੁਟ ਕੇ ਪੈ ਰਹੇ ਹੋਣ।੧੭੭। 

ਕਿਤੇ ਬਾਂਕੇ ਸੂਰਮਿਆਂ ਨੇ ਲਾਲ ਬਾਣੇ ਧਾਰੇ ਹੋਏ ਸਨ। ਕਿਤੇ ਸਫ਼ੈਦ ਅਤੇ ਕਾਲੇ ਰੰਗ ਦੇ 
ਨਿਸ਼ਾਨ (ਝਡੇ) ਬਣਾਏ ਹੋਏ _ਸਨ। ਕਿਤੇ ਹਰੇ ਅਤੇ ਪੀਲੇ ਬਾਣੇ ਇਸ ਤਰ੍ਹਾਂ _ਸ਼ੋਭਾਇਮਾਨ ਸਨ, 
ਮਾਨੋ ਜੁਟ ਬੰਨ੍ਹ ਕੇ ਹਠੀ ਸੂਰਮੇ ਯੁੱਧ ਖੇਤਰ ਵਿਚ ਆ ਗਏ ਹੋਣ।੧੭੮। 

ਕਿਤੇ ਢਾਲਾਂ ਨਾਲ ਢਕਿਆ ਜਾ ਰਿਹਾ ਸੀ ਅਤੇ ਕਿਤੇ ਚੋਟ ਤੋਂ ਓਟ ਲਈ ਜਾ ਰਹੀ 
ਸੀ। ਸਾਰੇ ਆ ਕੇ ਜੂਝ ਰਹੇ ਸਨ ਅਤੇ ਬਹੁਤ ਸਾਰੇ ਭਜੀ ਜਾ ਰਹੇ ਸਨ। ਕਿਤੇ ਤ੍ਰਿਸ਼ੂਲਾਂ ਅਤੇ 
ਸੈਹਥੀਆਂ ਨਾਲ ਘੋੜਿਆਂ (ਉਪਰ ਚੜ੍ਹ _ਕੇ) ਯੁੱਧ ਕ੍ਰੀੜਾ ਕੀਤੀ ਜਾ ਰਹੀ _ਸੀ। ਕਿਤੇ ਪਾਸ 
(ਫਾਹੀ) ਅਤੇ ਕੁਹਾੜੇ ਲ! ਕੇ ਕਦਮਾਂ ਨੂੰ ਅਗੇ ਵਧਾਇਆ ਜਾ ਰਿਹਾ _ਸੀ।੧੭੯। 

ਕਿਤੇ ਘੋੜਿਆਂ _ਉਤੇ _ਕਾਠੀਆਂ ਪਾ ਕੇ ਅਤੇ ਕਿਤੇ ਸੁੰਦਰ _ਜਾਮਿਆਂ (ਵਿਚ ਸੂਰਮੇ) 
ਤਾਜ਼ੀਆਂ ਉਪਰ ਚੜ੍ਹ _ਕੇ ਜਾ ਰਹੇ _ਸਨ। _ਕਿਤੇ (ਸੂਰਮੇ) ਮਸਤ ਹਾਥੀਆਂ ਉਤੇ _ਬਿਰਾਜ ਰਹੇ 
ਸਨ, _ਮਾਨੋ _ਐਰਾਵਤ _ਹਾਥੀ _('ਬਾਰਣੇਸੇ”) ਉਤੇ ਚੜ੍ਹਿਆ ਇੰਦਰ _ਲਜਾ _ਰਿਹਾ _ਹੋਵੇ।੧੮0। 

ਕਿਤੇ _ਖਚਰਾਂ ਉਤੇ ਚੜ੍ਹੇ ਵੈਰੀ _ਬਿਰਾਜ ਰਹੇ _ਸਨ। _ਕਿਤੇ _ਖੋਤਿਆਂ ਉਤੇ ਚੜ੍ਹੇ ਸੂਰਮੇ 
ਗਜ ਰਹੇ ਸਨ। ਕਿਤੇ ਦਾਨਵਾਂ ਉਤੇ ਭਾਰੀ ਦੈੱਤ ਚੜ੍ਹੇ ਹੋਏ ਸਨ ਅਤੇ ਨਗਾਰੇ ਵਜਾ ਕੇ ਚੌਹਾਂ 
ਪਾਸਿਆਂ ਵਿਚ ਗਜ ਰਹੇ _ਸਨ।੧੮੧। 

ਕਿਤੇ ਝੋਟਿਆਂ ਉਤੇ ਚੜ ਕੇ ਦੈਂਤ ਢੁਕ ਰਹੇ _ਸਨ। ਕਿਤੇ _ਸੂਰਾਂ ਉਤੇ ਸਵਾਰ ਹੋ ਕੇ 
(ਦੈਂਤ) ਆ ਡਟੇ ਸਨ। ਕਿਤੇ ਭਾਰੇ ਦੈਂਤ ਦਾਨਵਾਂ ਉਤੇ ਚੜ੍ਹੇ ਹੋਏ ਸਨ ਅਤੇ ਚੌਹਾਂ ਪਾਸਿਆਂ 
ਤੋਂ ਮਾਰੋ ਮਾਰੋ” ਪੁਕਾਰ ਰਹੇ _ਸਨ।੧੮੨। 

ਕਿਤੇ ਦੁਸ਼ਟ (ਵੈਰੀ) ਸੱਪਾਂ ਉਤੇ ਸਵਾਰ ਹੋ ਕੇ ਅਤੇ ਕਿਤੇ ਬਘਿਆੜਾਂ ਉਤੇ ਚੜ੍ਹ ਕੇ 
ਆਏ _ਸਨ। ਕਿਤੇ ਕ੍ਰੋਧਿਤ ਹੋਏ _ਚੀਤਿਆਂ ਉਤੇ ਚੜ੍ਹ _ਕੇ ਅਤੇ ਕਿਤੇ ਤੱਤੇ ਹੋ ਕੇ _ਚੀਤਲਾਂ 
(ਮ੍ਿਗਾਂ) ਉਤੇ ਸਵਾਰ ਹੋਕੇ ਆ ਪਹੁੰਚੇ ਸਨ।੧੮੩। 

ਕਿਤੇ ਛਛੂਦਰ ਕਾਂਵਾਂ ਉਪਰ ਚੜ੍ਹੇ ਹੋਏ ਚਲ ਰਹੇ ਸਨ ਅਤੇ ਕਿਤਨੇ ਸਿਪਾਹੀ ਅਠੂਇਆਂ 
ਉਤੇ ਸਵਾਰ _ਸਨ। _ਕਿਤੇ ਪ੍ਰਮੁਖ ਸੂਰਮੇ ਵੱਡੀਆਂ ਗਿੱਧਾਂ ਉਤੇ ਚੜ੍ਹੇ ਹੋਏ ਸਨ। (ਇੰਜ ਪ੍ਰਤੀਤ 
ਹੁੰਦੇ ਸਨ) ਮਾਨੋ _ ਸ਼ੁੱਧ _ਸਿੱਧ ਸਮਾਧੀ ਲਗਾ ਕੇ _ਸ਼ੋਭਦੇ _ਹੋਣ।੧੮੪। 


੬੩੮ 


ਸੀ _ਦਸਮ-ਗ੍ੂੰਥ _ਸਾਹਿਬ 
ਹਠੀ _ਬਧਿ _ਗੋਪਾ _ਗੁਲਿਤ੍ਰਾਨ ਬਾਕੇ। _ਬਰਜੀਲੇ _ਕਟੀਲੇ _ਹਠੀਲੇ _ਨਿਸਾਂਕੇ। 
ਮਹਾ ਜੁਧ ਮਾਲੀ ਭਰੇ ਕੋਪ ਭਾਰੇ। ਚਹੂੰ ਓਰ ਤੈ ਅਭੂ ਜ੍ਯੋ _ਚੀਤਕਾਰੇ। ੧੮੫। 
ਬਡੇ ਦਾਤ ਕਾਢੇ ਚਲੇ ਕੋਪਿ ਭਾਰੇ। ਲਹੇ ਹਾਥ ਮੈ ਪਬ ਪਤ੍ਰੀ ਉਪਾਰੇ। 


ਕਿਤੇ ਸੂਲ ਸੈਥੀ ਸੂਆ ਹਾਥ ਲੀਨੇ। ਮੰਡੇ ਆਨਿ ਮਾਰੂ ਮਹਾ ਰੋਸ ਕੀਨੇ। ੧੮੬। 


ਹਠੀ ਹਾਕ _ਹਾਕੈ ਉਠਾਵੈ ਤੁਰੰਗੈ। ਮਹਾ ਬੀਰ _ਬਾਕੇ ਜਗੇ ਜੋਰ ਜੈਗੈ। 


ਸੂਆ ਸਾਂਗ ਲੀਨੇ ਅਤਿ _ਅਤ੍ਰੀ ਧਰਤ੍ਰੀ। ਮਚੇ ਆਨਿ ਕੈ ਕੈ ਛਕੇ ਛੋਭ ਛਤ੍ਰੀ। ੧੮੭। 


ਕਹੂੰ ਬੀਰ _ਬੀਰੈ _ਲਰੈ _ਸਸਤ੍ਰਧਾਰੀ। ਮਨੋ _ਕਾਛ _ਕਾਛੇ ਨਚੈ ਨ੍ਰਿਤਕਾਰੀ। 
ਕਹੂੰ _ਸੂਰ _ਸਾਂਗੈ ਪੁਐ _ਭਾਤਿ ਐਸੇ। ਚੜੈ ਬਾਸ ਬਾਜੀਗਰੈ ਜ੍ਹਾਨ ਜੈਸੇ। ੧੮੮। 


ਕਹੂੰ ਅੰਗ ਭੰਗੈ ਗਿਰੇ ਸਸਤ੍ਰ ਅਸਤ੍ਰੈ। ਕਹੂੰ ਬੀਰ ਬਾਜੀਨ ਕੇ ਬਰਮ _ਬਸਤ੍ਰੈ। 
ਕਹੂੰ ਟੋਪ ਟਾਂਕੇ ਗਿਰੇ ਟੋਪ ਟੂਟੇ। ਕਹੂੰ ਬੀਰ ਅਭ੍ਰਾਨ ਕੀ ਭਾਤਿ ਫੂਟੇ। ੧੮੯੧ 


ਚੱਪਣਾ 
ਇਹ ਬਿਧਿ ਬੀਰ ਖੇਤ _ਬਿਕਰਾਲਾ। _ਮਾਚਤ ਭਯੋ _ਆਨਿ ਤਿਹ _ਕਾਲਾ। 
ਮਹਾ ਕਾਲ _ਕਛੁਹੂ ਤਬ ਕੋਪੇ। ਪੁਹਮੀ ਪਾਵ ਗਾੜ ਕਰਿ ਰੋਪੇ। ੧੯0। 
ਮੋਹਨਾਸਤੂ _ਕੇਤੇ ਮੋਹਿਤ _ਕਰਿ। _ਬਰੁਣਾਸਤੂ _ਭੇ ਪ੍ਰਾਨ _ਕਿਤਨ _ਹਰਿ। 
ਪਾਵਕਾਸਤੁ _ਭੇ ਅਧਿਕ _ਜਰਾਏ। ਅਮਿਤ _ਸੁਭਟ ਮਿਤ ਲੋਕ _ਪਠਾਏ। _੧੯੧। 


ਜਾ ਪਰ ਮਹਾ ਕਾਲ ਅਸਿ ਝਾਰਾ। ਏਕ ਸੁਭਟ ਤੇ ਦੈ ਕਰਿ ਡਾਰਾ। 
ਜੋ ਦੈ ਨਰ ਪਰ ਟੁਕ ਅਸਿ ਧਰਾ। ਚਾਰਿ ਟੂਕ ਤਿਨ ਦੂਰੈ ਕੈ ਕਰਾ। ੧੯੨। 


ਕੇਤਿਕ ਪਰੇ _ਸੁਭਟ _ਬਿਲਲਾਹੀ। ਜੰਬੁਕ _ਗਿਧ ਮਾਸੁ _ਲੈ _ਜਾਹੀ। 
ਭੈਰਵ ਆਨਿ ਦੁਹੂੰ _ਭਭਕਾਰੈ। _ਕਹੂੰ _ਮਸਾਨ _ਕਿਲਕਟੀ _ਮਾਰੈ। _੧੯੩। 


ਕੇਤਿਕ ਸੁਭਟ ਆਨਿ ਹੀ ਢੂਕੈ। ਮਾਰਹਿ ਮਾਰਿ ਦਸੋ ਦਿਸਿ ਕੂਕੈ। 
ਮਹਾ ਕਾਲ ਪਰ ਜੇ ਬ੍ਰਿਣ ਕਰਹੀ। ਕੁੰਠਤ ਹੋਇ ਧਰਨਿ ਗਿਰ _ਪਰਹੀ। ੧੯੪। 


ਬਹੁਰਿ ਕੋਪ ਕਰਿ ਅਸੁਰ _ਅਪਾਰਾ।ਅ ਮਹਾ _ਕਾਲ ਕਹ ਕਰਤ ਪ੍ਰਹਾਰਾ। 
ਤੇ ਵੈ ਏਕ ਰੂਪ ਹ੍ਹੈ ਜਾਹੀ। ਮਹਾ ਕਾਲ ਕੇ _ਮਧ੍ਯ _ਸਮਾਹੀ। ੧੯੫। 


ਚਰਿਤ੍ਰ ਪਾਖਿਆਨ ੬੩੯ 


ਹਠੀ ਸੂਰਮਿਆਂ ਨੇ ਗੋਪਾ ਅਤੇ _ਉੱਗਲੀਆਂ ਨੂੰ ਢਕਣ ਵਾਲੇ ਲੋਹੇ ਦੇ ਦਸਤਾਨੇ 


('ਗੁਲਿਤ੍ਰਾਨ”`) ਧਾਰਨ ਕੀਤੇ ਹੋਏ ਸਨ। (ਉਹ ਬਹੁਤ) ਕਠੋਰ, _ਕਟਣ ਵਾਲੇ, ਹਠ ਵਾਲੇ ਅਤੇ 
ਨਿਡਰ _ਸਨ। _ਉਹ ਮਹਾ ਯੁੱਧ ਨੂੰ _ਮੌਡਣ ਵਾਲੇ ਅਤੇ ਕ੍ਰੋਧ ਨਾਲ ਬਹੁਤ ਭਰੇ ਹੋਏ (ਯੋਧੇ) 


ਚੌਹਾਂ _ਪਾਸਿਆਂ ਤੋਂ ਬਦਲ ਵਾਂਗ _ਗਜ ਰਹੇ _ਸਨ।੧੮੫। 

ਵੱਡੇ ਦੰਦ ਕਢ ਕੇ ਅਤੇ ਖ਼ੂਬ ਰੋਹ ਵਿਚ ਆ ਕੇ (ਉਨ੍ਹਾਂ ਨੇ) ਹੱਥ ਵਿਚ ਪਰਬਤ ਅਤੇ 
ਬ੍ਰਿਛ (ਪੜੀ) ਪੁਟ ਕੇ ਲਏ ਹੋਏ ਸਨ। ਕਿਤੇ ਹੱਥ ਵਿਚ ਤ੍ਰਿਸ਼ੂਲ, ਸੈਹਥੀ ਅਤੇ ਭਾਲੇ ('ਸੂਆ”) 
ਲਏ ਨਰ ਈਦ ਰੁਤੀ ਪਲ ਕਦ ਸਿਚ ਨ ਮਨਾਂ ਹੀ ਜਾਦਾ ਹੀ ਜਿਦ 
ਹਿਕ ਹਿਕ ਕੇ ਉਤੇਜਿਤ ਕਰ ਰਹੇ ਸਨ ਅਤੇ ਬਾਂਕੇ ਮਹਾਬੀਰ 
ਰਹੇਂ _ਸਨ। _ਬਹੁਤ ਸਾਰੇ _ਭਾਲਿਆਂ, ਸਾਂਗਾਂ ਅਤੇ _ਅਜਤ੍ਹਾਂ _ ਨੂੰ 
ਯੁੱਧ-ਭੂਮੀ ਵਿਚ ਆ ਡਟੇ ਸਨ।੧੮੭। 
ਕਿਤੇ _ਸ਼ਸਤ੍ਰਧਾਰੀ ਸੂਰਮੇ ਸੂਰਮਿਆਂ ਨਾਲ _ਲੜ ਰਹੇ _ਸਨ। (ਇੰਜ ਲਗਦਾ ਸੀ) ਮਾਨੋ 
(ਨਟਾਂ ਵਾਂਗ) ਸੂਰਮੇ ਸਜ _ਧਜ _ਕੇ ਨਾਚ _ਨਚ ਰਹੇ _ਹੋਣ। ਕਿਤੇ ਸੂਰਮੇ ਸਾਂਗਾਂ ਵਿਚ ਇਸ 
ਤਰ੍ਹਾਂ _ਪਰੁਚੇ _ਹੋਏ _ਸਨ ਜਿਵੇਂ _ਬਾਜੀਗਰਾਂ ਵਾਂਗ _ਜਵਾਨ ਬਾਂਸ _ਉਤੇ ਚੜ੍ਹੇ ਹੋਏ _ਹਨ।੧੮੮। 

ਕਿਤੇ ਅੰਗ ਟੁਟੇ ਹੋਏ ਪਏ ਹਨ ਅਤੇ ਕਿਤੇ ਅਸਤ੍ਰ ਅਤੇ ਸ਼ਸਤੁ ਡਿਗੇ ਹੋਏ ਸਨ। ਕਿਤੇ 
ਸੂਰਮਿਆਂ ਅਤੇ ਘੋੜਿਆਂ ਦੇ ਕਵਚ ਅਤੇ ਬਸਤ੍ਰ (ਪਏ ਹੋਏ ਸਨ)। ਕਿਤੇ (ਸਿਰਾਂ ਉਤੇ) ਪਾਏ 
ਟੋਪ (ਅਤੇ ਮੱਥੇ ਉਤੇ ਲਗਾਏ ਲੋਹੇ ਦੇ) ਟਿੱਕੇ ਟੁਟ ਕੇ ਡਿਗ ਪਏ ਸਨ _ ਅਤੇ ਕਿਤੇ ਸੂਰਮੇ 
ਬਦਲਾਂ ਵਾਂਗ _ਫਟੇ ਪਏ _ਸਨ।੧੮੯। 
ਜੱਪਣਾ 

ਇਸ ਤਰ੍ਹਾਂ ਦਾ ਉਸ ਸਮੇਂ ਉਥੇ ਭਿਆਨਕ ਯੁੱਧ ਸ਼ੁਰੂ _ਹੋ_ਗਿਆ। ਤਦ ਮਹਾ ਕਾਲ 
ਬਹੁਤ ਰੋਹ ਵਿਚ ਆਏ ਅਤੇ ਭੂਮੀ ਉਤੇ ਚੰਗੀ ਤਰ੍ਹਾਂ ਪੈਰ _ਗਡ ਕੇ ਜਮਾ _ਲਏ।੧੯॥। 

ਮੋਹਨ ਅਸਤ _ਨਾਲ ਕਈਆਂ ਨੂੰ ਮੋਹਿਤ (ਬੇਸੁੱਧ) ਕਰ ਦਿੱਤਾ ਅਤੇ ਵਰੁਣ _ਅਸਤੁ 
ਨਾਲ _ਕਿਤਨਿਆਂ ਦੇ ਪ੍ਰਾਣ ਹਰ _ਲਏ। ਅਗਨ _ਅਸਤੁ _ਛਡ ਕੇ ਬਹੁਤ ਸਾਰੇ (ਸੂਰਮਿਆਂ) ਨੂੰ 
ਸਾੜ _ਦਿੱਤਾ। ਬੇਸ਼ੁਮਾਰ ਯੋਧਿਆਂ ਨੂੰ _ਯਮ-ਲੋਕ ਪਹੁੰਚਾ _ਦਿੱਤਾ।੧੯੧। 


ਜਿਸ ਉਤੇ ਮਹਾ ਕਾਲ ਨੇ ਤਲਵਾਰ ਦਾ ਵਾਰ ਕੀਤਾ, (ਉਸ) ਯੋਧੇ ਨੂੰ ਇਕ 
ਕਰ ਦਿੱਤਾ (ਅਰਥਾਤ--ਦੋ ਟੋਟੇ ਕਰ ਦਿੱਤੇ)। ਜੇ ਦੋ ਟੁਕੜੇ ਹੋਏ ਬੰਦਿਆਂ ਉਤੇ ਥੋੜੀ ਜਿੰਨੀ 
ਅਤੇ 


ਹੋਏ 
ਹਠੀ 
ਕਰਨ 


ਤਲਵਾਰ ਚਲਾਈ ਤਾਂ ਉਨ੍ਹਾਂ ਦੇ ਦੋ ਤੋਂ ਚਾਰ ਟੁਕੜੇ _ਕਰ _ਦਿੱਤੇ।੧੯੨॥। 

ਕਿਤਨੇ ਹੀ ਸੂਰਮੇ ਵਿਰਲਾਪ _ਕਰ _ਰਹੇ _ਸਨ। (ਉਨ੍ਹਾਂ ਦਾ) ਮਾਸ ਗਿਦੜ ਗਿੱਧਾਂ 
ਲੈ ਜਾ ਰਹੀਆਂ _ਸਨ। ਕਿਤੇ ਭੈਰੋ ਆ ਕੇ ਭਭਕਾਰ ਰਿਹਾ ਸੀ ਅਤੇ ਕਿਤੇ _ਮਸਾਨ (ਪ੍ਰੇਤ) 
ਕਿਲਕਾਰੀਆਂ ਮਾਰ ਰਹੇ _ਸਨ।੧੯੩। 

ਕਿਤਨੇ ਹੀ ਸੂਰਮੇ ਫਿਰ ਆਣ ਢੁਕੇ ਸਨ ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ” ਕੂਕ 
ਰਹੇ ਸਨ। ਜੋ ਵੀ (ਹਥਿਆਰ) ਮਹਾ ਕਾਲ ਨੂੰ ਘਾਇਲ ਕਰਦਾ ਸੀ, ਉਹ ਖੁੰਢਾ ਹੋ_ ਕੇ ਧਰਤੀ 
ਉਤੇ ਡਿਗ ਪੈਂਦਾ ਸੀ।੧੯੪। 

ਬੇਸ਼ੁਮਾਰ ਦੈੱਤ ਕ੍ਰੋਧ ਕਰ ਕੇ ਫਿਰ ਮਹਾ ਕਾਲ ਉਤੇ ਵਾਰ ਕਰ ਰਹੇ ਸਨ। ਉਹ ਉਸ 
ਮਹਾ ਕਾਲ ਨਾਲ ਇਕ ਰੂਪ ਹੀ ਹੋ ਜਾਂਦੇ ਸਨ ਅਤੇ ਉਸ _ਵਿਚ _ਸਮਾ_ ਜਾਂਦੇ ਸਨ।੧੯੫। 


ਸੀ _ਦਸਮ-ਗ੍ੰਥ _ਸਾਹਿਬ 


ਜਿਮਿ ਕੋਈ ਬਾਰਿ ਬਾਰਿ ਪਰ ਮਾਰੈ। ਹੋਤ ਲੀਨ ਤਿਹ ਮਾਝ _ਸੁਧਾਰੈ। 
ਪੁਨਿ ਕੋਈ ਤਾਹਿ ਨ ਸਕਤ _ਪਛਾਨੀ। ਆਗਿਲ ਆਹਿ ਕਿ ਮੋਰਾ _ਪਾਨੀ। _੧੯੬। 


ਇਹ ਬਿਧਿ ਭਏ ਸਸਤ੍ਰ ਜਬ _ਲੀਨਾ। _ਅਸੁਰਨ ਕੋਪ ਅਮਿਤ ਤਬ _ਕੀਨਾ। 
ਕਾਪਤ ਅਧਿਕ ਚਿਤ ਮੋ _ਗਏ। _ਸਸਤ੍ਰ _ਅਸਤੁ _ਲੈ ਆਵਤ _ਭਏ। _੧੯੭। 


ਜ੍ਰਾਲ ਤਜੀ ਕਰਿ ਕੋਪ ਨਿਸਾਚਰ। _ਤਿਨ ਤੇ ਭਏ ਪਠਾਨ _ਧਨੁਖ _ਧਰ। 
ਪੁਨਿ ਮੁਖ ਤੇ ਉਲਕਾ ਜੇ _ਕਾਢੇ। ਤਾ ਤੇ ਮੁਗਲ ਉਪਜਿ ਭੇ ਠਾਢੇ। ੧੯੮। 


ਪੁਨਿ ਰਿਸਿ ਤਨ ਤਿਨ ਸ੍ਰਾਸ ਨਿਕਾਰੇ। ਸੈਯਦ ਸੇਖ ਭਏ ਰਿਸ ਵਾਰੇ। 
ਧਾਏ ਸਸਤ੍ਰ ਅਸਤ ਕਰ ਲੈ ਕੈ। ਤਮਕਿ ਤੇਜ ਰਨ ਤੁਰੀ ਨਚੈ ਕੈ। ੧੯੯। 


ਖਾਨ ਪਠਾਨ ਢੁਕੇ ਰਿਸਿ ਕੈ ਕੈ। ਕੋਪਿ ਕ੍ਰਿਪਾਨ ਨਗਨ ਕਰ ਲੈ ਕੈ। 
ਮਹਾ ਕਾਲ ਕੌ _ਕਰਤ ਪ੍ਹਾਰਾ। ਏਕ ਨ _ਉਪਰਤ ਰੋਮ _ਉਪਾਰਾ। _੨00। 


ਅਮਿਤ ਖਾਨ ਕਰਿ ਕੋਪ ਸਿਧਾਰੇ। ਮਦ ਕਰਿ ਭਏ ਸਕਲ ਮਤਵਾਰੇ। 
ਉਮਡੇ ਅਮਿਤ ਮਲੇਛਨ ਕੇ _ਗਨ। ਤਿਨ ਕੇ ਨਾਮ ਕਹਤ ਤੁਮ ਸੌ ਭਨਿ। ੨0੧। 


ਨਾਹਰ _ਖਾਨ _ਝੜਾਝੜ _ਖਾਨਾ। ਖਾਨ ਨਿਹੰਗ _ਭੜੰਗ _ਜੁਆਨਾ। 
ਔਰ _ਝੜੰਗ ਖਾਨ ਰਨ _ਧਾਯੋ। _ਅਮਿਤ _ਸਸਤ੍ _ਕਰ ਲਏ ਸਿਧਾਯੋ। _੨0੨। 


ਬੈਰਮ _ਖਾਨ ਬਹਾਦੁਰ _ਖਾਨਾ। _ਬਲਵੰਡ _ਖਾਨ _ਬਡੋ__ਸੁਰ _ਗ੍ਯਾਨਾ। 
ਰੁਸਤਮ ਖਾਨ ਕੋਪ ਕਰਿ _ਚਲੋ। ਲੀਨੇ ਅਮਿਤ ਸੈਨ ਸੰਗ _ਭਲੋ। _੨0੩। 
ਹਸਨ ਖਾਨ _ਹੁਸੈਨ ਖਾਨ _ਭਨ। ਖਾਨ ਮੁਹੰਮਦ ਲੈ _ਮਲੇਛ _ਗਨ। 
ਸਮਸ ਖਾਨ _ਸਮਸਰੋ __ਖਾਨਾ। ਚਲੇ _ਪੀਸ _ਕਰਿ _ਦਾਤ _ਜੁਆਨਾ। ੨0੪। 


ਆਵਤ ਹੀ ਕੀਏ ਬਾਨ ਪ੍ਰਹਾਰਾ। ਮਹਾ _ਕਾਲ ਕਰ _ਚਹਤ _ਸੰਘਾਰਾ। 
ਮਹਾ ਕਾਲ ਸਰ ਚਲਤ ਨਿਹਾਰੇ। ਟੂਕ ਸਹੰਸੂ ਪ੍ਰਿਥੀ ਕਰਿ ਡਾਰੇ। ੨0੫। 


ਡਾਰੇ ਸਤ ਸਤ ਟੂਕ ਪ੍ਰਿਥੀ ਕਰਿ। ਮਹਾ ਕਾਲ ਕਰਿ ਕੋਪ ਅਮਿਤ ਸਰ। 
ਇਕ ਇਕ ਸਰ ਤਨ ਬਹੁਰਿ ਪ੍ਰਹਾਰੇ। ਗਿਰੇ ਪਠਾਨ ਸੁ ਭੂਮਿ ਮੰਝਾਰੇ। ੨0੬। 


ਕਟਿ ਨਿਹੰਗਕ ਰਾਖਾ _ਦ੍ਰੈ ਧਰ। ਮਾਰੇ ਅਮਿਤ ਝੜਾਝੜ _ਖਾ _ਸਰ। 
ਖਾਨ _ਭੜੰਗ ਬਹੁਰਿ ਰਨ ਮਾਰੇ। ਦੇਖਤ _ਚਾਰਣ ਸਿਧ _ਹਜਾਰੇ। ੨0੭। 


ਨਾਹਰ ਖਾ ਗੈਰਤ ਖਾ ਮਾਰਾ। ਬਲਵੰਡ ਖਾ ਕਾ ਸੀਸ ਉਤਾਰਾ। 
ਸੇਰ ਖਾਨ ਕਟਿ ਤੇ ਕਟਿ ਡਾਰਿਯੋ। ਬੈਰਮ ਖਾ ਗਹਿ ਕੇਸ ਪਛਾਰਿਯੋ। ੨0੮। 


ਚਰਿਤ੍ਰ ਪਾਖਿਆਨ ੬੪੧ 


ਜਿਵੇਂ ਕੋਈ ਪਾਣੀ ਉਤੇ ਪਾਣੀ ਮਾਰੇ ਤਾਂ ਉਹ ਉਸ ਵਿਚ ਹੀ ਸਮਾ | 
ਕੋਈ ਉਸ ਨੂੰ ਪਛਾਣ ਨਹੀਂ ਸਕਦਾ ਕਿ _ਪਹਿਲਾ ਪਾਣੀ ਕਿਹੜਾ ਸੀ 
ਕਿਹੜਾ ਹੈ।੧੯੬। 

ਇਸ ਤਰ੍ਹਾਂ ਜਦ ਸਾਰੇ _ਸ਼ਸਤ੍ੁ (ਮਹਾ ਕਾਲ ਵਿਚ) ਲੀਨ ਹੋ ਗਏ, ਤਦ ਦੈੱਤਾਂ ਨੇ ਬਹੁਤ 
ਅਧਿਕ ਕ੍ਰੋਧ _ਕੀਤਾ। (ਉਹ) ਮਨ ਵਿਚ _ਬਹੁਤ ਡਰ ਗਏ ਅਤੇ ਅਸਤ ਅਤੇ ਸ਼ਸਤੁ ਲੈ ਕੇ 
ਆ ਗਏ।੧੯੭। 

ਦੈਂਤਾਂ ਨੇ ਕ੍ਰੋਧਿਤ ਹੋ ਕੇ (ਮਹਾਂ ਵਿਚੋਂ) ਅਗਨੀ ਉਗਲੀ, ਉਸ ਤੋਂ _ਧਨੁਸ਼ਧਾਰੀ ਪਠਾਨ 
ਪੈਦਾ ਹੋ ਗਏ। (ਉਨ੍ਹਾਂ ਨੇ) ਫਿਰ ਮੂੰਹ ਤੋਂ ਔਗ (ਅੰਗਾਰੇ) ਕਢੀ, ਉਸ ਤੋਂ ਮੁਗਲ ਪੈਦਾ ਹੋ 
ਕੇ ਡਟ ਗਏ।੧੯੮। 

ਉਨ੍ਹਾਂ ਨੇ ਫਿਰ ਰੋਹ ਵਿਚ ਆ ਕੇ ਸੁਆਸ ਕਢੇ, ਉਨ੍ਹਾਂ ਤੋਂ ਕ੍ਰੋਧੀ ਸੌਯਦ ਅਤੇ ਸ਼ੇਖ 
ਪੈਦਾ ਹੋ _ਗਏ। ਉਹ ਅਸਤ ਅਤੇ ਸ਼ਸਤ੍ ਹੱਥਾਂ ਵਿਚ ਲੈ ਕੇ ਅਤੇ ਘੋੜਿਆਂ ਨੂੰ ਉਕਸਾ ਕੇ 
ਨਚਾਉਂਦੇ ਹੋਏ _ਰਣ-ਭਮੀ ਵਿਚ ਧਾ ਕੇ ਪੈ ਗਏ।੧੯੯। 

ਖ਼ਾਨ ਅਤੇ _ਪਠਾਨ_ਕ੍ਰੋਧਵਾਨ ਹੋਕੇ ਅਤੇ ਹੱਥ ਵਿਚ ਨੰਗੀਆਂ ਤਲਵਾਰਾਂ ਲ[ ਕੇ ਆਣ 
ਢੁਕੇ। ਉਹ ਮਹਾ ਕਾਲ ਉਤੇ ਵਾਰ ਕਰਦੇ ਸਨ, ਪਰ ਉਸ ਦਾ ਇਕ ਵਾਲ ਵੀ ਉਖਾੜ ਨਹੀਂ 
ਸਕਦੇ ਸਨ।੨00। 

ਸ਼ਰਾਬ ਵਿਚ ਪੂਰੀ ਤਰ੍ਹਾਂ ਮਦਹੋਸ਼ ਹੋ ਕੇ ਬੇਸ਼ੁਮਾਰ ਖ਼ਾਨ ਰੋਹ ਵਿਚ ਆ ਕੇ ਚਲ ਪਏ। 
ਮਲੇਛਾਂ _ਦੇ ਅਣਗਿਣਤ (ਸੂਰਮਿਆਂ ਦੇ) ਦਲ _ਉਮਡ _ਪਏ। ਉਨ੍ਹਾਂ ਦੇ ਨਾਂ ਤੁਹਾਨੂੰ ਦਸਦਾ 
ਹਾਂ।੨0੧। 

ਨਾਹਰ ਖਾਨ, _ਝੜਾਝੜ ਖ਼ਾਨ, ਨਿਹੰਗ ਖ਼ਾਨ, _ਭੜੰਗ (ਖਾਨ) ਅਤੇ ਝੜੰਗ ਖ਼ਾਨ (ਆਦਿ 
ਲੜਾਕੇ ਯੋਧੇ) ਆਪਣੇ ਹੱਥਾਂ ਵਿਚ ਬੇਹਿਸਾਬ ਸ਼ਸਤ੍ਰ ਲੈ ਕੇ ਰਣ-ਭੂਮੀ ਵਿਚ ਚੜ੍ਹ _ਆਏ।੨0੨। 


ਦੈਂਤ ਬਹੁਤ ਸਾਰੀ ਸੈਨਾ ਨਾਲ ਲੈ ਕੇ ਰੋਹ ਵਿਚ ਆ ਕੇ ਚਲ ਪਏ।੨0੩। 


ਸਾਰੀ ਸੈਨਾ ਨਾਲ ਲੈ ਕੇ ਦੰਦ ਪੀਂਹਦੇ ਹੋਏ ਚਲ _ਪਏ।੨0੪। 


(ਉਨ੍ਹਾਂ ਨੇ) ਆਉਂਦਿਆਂ ਹੀ _ਬਾਣਾਂ ਦੇ ਵਾਰ ਕੀਤੇ। (ਉਹ) ਮਹਾ ਕਾਲ ਨੂੰ ਮਾਰ ਦੇਣਾ 
ਚਾਹੁੰਦੇ ਸਨ। ਮਹਾ ਕਾਲ ਚਲਦੇ ਹੋਏ ਬਾਣਾਂ ਨੂੰ ਵੇਖਦਾ ਅਤੇ (ਉਨ੍ਹਾਂ ਦੇ) ਹਜ਼ਾਰਾਂ ਟੋਟੇ ਕਰ 
ਕੇ ਧਰਤੀ ਉਤੇ ਸੁਟ ਦਿੰਦਾ।੨0੫। 

ਮਹਾ ਕਾਲ ਨੇ ਬਹੁਤ ਕ੍ਰੋਧ ਕਰ ਕੇ _ ਬੇਸ਼ੁਮਾਰ ਬਾਣ ਚਲਾ ਕੇ (ਉਨ੍ਹਾਂ ਤੀਰਾਂ ਨੂੰ) ਸੋ_ਸੋ 
(ਸਤ, ਸਤ”) ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤਾ। ਉਸ (ਮਹਾ ਕਾਲ) ਨੇ ਫਿਰ ਇਕ ਇਕ 
ਤੀਰ ਚਲਾਇਆ (ਜਿਸ _ਨਾਲ _ਬਹੁਤ ਸਾਰੇ) _ਪਠਾਨ _ਧਰਤੀ ਉਤੇ ਡਿਗ _ਪਏ।੨0੬। 

(ਉਸ ਨੇ) ਨਿਹੰਗ ਖ਼ਾਨ ਨੂੰ ਦੋ ਹਿੱਸਿਆਂ ਵਿਚ ਕਟ ਕੇ ਰਖ ਦਿੱਤਾ ਅਤੇ _ਝੜਾਝੜ 


ਖਾਨ ਨੂੰ `ਵੀ ਬਹੁਤ ਤੀਰ _ਮਾਰੇ। ਸਿੱਧਾਂ `ਦੇ ਵੇਖਦੇ ਹੋਇਆਂ 


ਜਾਂਦਾ ਹੈ। ਫਿਰ 
ਅਤੇ ਮੇਰਾ ਪਾਣੀ 


ਤਰ 
ਰੋ 


ਕੇ ਪਛਾੜ _ਦਿੱਤਾ।੨0੮। 


੬੪੨ 


ਸੀ _ਦਸਮ-ਗ੍ੂੰਥ _ਸਾਹਿਬ 


ਪੁਨਿ ਕਰਿ ਕੋਪ ਬਹਾਦੁਰ _ਖਾਨਾ। ਛਾਡੇ _ਤਬੈ _ਬਿਸਿਖ ਰਿਸਿ ਨਾਨਾ। 
ਮਹਾ ਕਾਲ ਕੁਪ ਬਾਨ ਪੁਰਹਾਰੋ। _ਗਿਰਿਯੋ ਕਹਾ ਲੌ _ਲਰੈ _ਬਿਚਾਰੋ। ੨0੯। 


ਇਹ ਬਿਧਿ ਹਨੀ ਪਠਾਨੀ ਸੈਨਾ। _ਮੁਗਲਨ ਪਰਾ ਮਧਿ ਕਛੂ _ਭੈ ਨਾ। 
ਛਿਨਕਿਕ ਮੋ ਬਹੁ _ਸੁਭਟ ਗਿਰਾਏ। ਜਾਨੁ ਇੰਦੂ ਪਰਬਤ ਸੇ _ਘਾਏ। _੨੧0। 


ਬੈਰਮ ਬੇਗ ਮੁਗਲ ਕੌ ਮਾਰਾ। ਯੂਸਫ ਖਾ ਕਟਿ ਤੇ ਕਟਿ ਡਾਰਾ। 
ਤਾਹਿਰ ਬੇਗ ਟਿਕਾ ਸੰਗ੍ਰਾਮਾ। ਅੰਤ _ਗਿਰਿਯੋ _ਭਿਰਿ ਕੈ ਦੈ _ਜਾਮਾ। _੨੧੧। 


ਨੂਰਮ ਬੇਗ _ਬਹੁਰਿ _ਰਿਸਿ _ਮਾਰਿਯੋ। ਆਦਿਲ _ਬੇਗਹਿ ਬਹੁਰਿ ਪ੍ਰਜਾਰਿਯੋ। 
ਤ੍ਰਾਸਿਤ ਭਈ _ਮਲੇਛੀ ਸੈਨਾ। ਆਯੁਧ _ਸਕਾ ਹਾਥ _ਕੋਈ ਲੈ ਨਾ। ੨੧੨। 


ਭਜੇ _ਪਠਾਨ ਮੁਗਲ _ਹੂੰ ਭਾਜੇ। _ਸੈਯਦ _ਆਨਿ ਦਸੋ _ਦਿਸਿ ਗਾਜੇ। 
ਫਿਰੇ ਪਠਾਨ _ਬਿਮਨ ਜੇ ਭਏ। ਬਹੁਰਿ ਧਨੁਖ ਟੈਕੋਰਤ ਗਏ। _੨੧੩। 


ਆਵਤ ਹੀ ਹੁਸੈਨ ਖਾ ਜੂਝਾ। ਹਸਨ ਖਾਨ ਸਨਮੁਖ ਹ੍ਹੈ _ਲੂਝਾ। 


ਬਹੁਰਿ ਮੁਹੰਮਦ ਖਾ _ਲਰਿ _ਮਰਿਯੋ। _ਜਾਨਕ _ਸਲਭ _ਦੀਪ ਮਹਿ _ਪਰਿਯੋ। _੨੧੪। 
ਸੈਦ ਹੁਸੈਨ ਕੋਪ ਕਰਿ _ਗਰਜੋ। _ਜਾਫਰ ਸੈਦ ਰਹਾ ਨਹਿ _ਬਰਜੋ। 


ਲੋਹ ਪੁਜੰਤ ਬਾਨ ਤਨਿ ਮਾਰੇ। ਭਏ ਲੀਨ ਨਹਿ ਬਹੁਰਿ ਨਿਹਾਰੇ। ੨੧੫। 


ਬਹੁਰੋ ਅਮਿਤ ਕੋਪ ਕਹ ਕਰਿ _ਕੈ। ਛਾਡੇ ਸ਼ਿਸਿਖ ਧਨੁਖ ਕੌ ਧਰਿ ਕੈ। 
ਛੂਟਤ ਭਏ ਸਲਭ ਕੀ ਜਿਮਿ ਸਰ। ਲੀਨ ਭਏ ਨਹਿ ਲਖੇ ਦ੍ਰਿਗਨ ਕਰਿ। ੨੧੬। 


ਇਹ ਬਿਧਿ ਮਾਰਿ ਸੈਯਦੀ ਸੈਨਾ। ਸੇਖ ਫੌਜ ਭਾਜੀ ਬਿਨੁ _ਚੈਨਾ। 
ਮਹਾ ਕਾਲ ਜਬ ਭਜੇ ਨਿਹਾਰੇ। _ਬਿਸਿਖ ਕੋਪ ਨਹਿ ਤਾਹਿ ਪੁਹਾਰੇ। ੨੧੭। 


ਬਹੁਰੌ ਭਿਰੇ ਸੇਖ ਭਰਿ _ਲਾਜਾ। ਲੈ ਲੈ ਸਤੁ _ਅਸਤੁ _ਸਭ _ਸਾਜਾ। 
ਜਿਮਿ ਮ੍ਰਿਗ ਬਧ ਮ੍ਰਿਗਪਤਿ ਕੌ ਤਕਹੀ। ਝਖਿ ਝਝਖਿ ਗਿਰਤ ਮਾਰਿ ਨਹਿ ਸਕਹੀ। ੨੧੮। 


ਸੇਖ _ਉਜੈਨ _ਹਨਾ _ਬਿਕਰਾਲਾ। 
ਸੇਖ ਵਲੀ ਕੋ ਸੈਨ _ਸੰਘਾਰਿਯੋ। 


ਸੇਖ _ਫਰੀਦ _ਹਨਾ _ਤਤਕਾਲਾ। 
ਸੇਖ ਅਮਾਨੁਲਹ _ਪੁਨਿ _ਮਾਰਿਯੋ। ੨੧੯। 
ਤਿਲ ਤਿਲ ਪਾਇ ਸੁਭਟ ਕਹੂੰ ਕਰੇ। ਚਰਮ ਬਰਮ ਰਨ ਮੋ ਕਹੂੰ ਝਰੇ। 
ਭਖਿ ਭਖਿ ਉਠੈ ਸੁਭਟ ਕਹੂੰ ਕੂਧਾ। _ਦਾਰੁਣ ਮਚਿਯੋ ਐਸ ਤਹ ਜੁਧਾ। _੨੨॥। 


ਚਰਿਤ੍ਰ ਪਾਖਿਆਨ ੬੪੩ 
ਫਿਰ ਬਹਾਦੁਰ ਖਾਨ ਨੇ ਕ੍ਰੋਧ ਕੀਤਾ ਅਤੇ ਰੋਹ ਵਿਚ ਆ ਕੇ ਤਦ ਬਹੁਤ ਸਾਰੇ _ਬਾਣ 
ਛਡੇ। ਮਹਾ ਕਾਲ ਨੇ ਕ੍ਰੋਧ ਵਿਚ ਆ ਕੇ ਤੀਰਾਂ ਦਾ ਪੁਹਾਰ ਕੀਤਾ। (ਉਹ) ਵਿਚਾਰਾ ਕਦੋਂ 
ਤਕ ਲੜਦਾ, (ਆਖਰ) ਡਿਗ _ਪਿਆ।੨0੯। 
ਇਸ ਤਰ੍ਹਾਂ _ਪਠਾਨੀ ਸੈਨਾ ਨੂੰ ਮਾਰ ਦਿੱਤਾ, ਪਰ ਮੁਗਲ ਸੈਨਾ ਵਿਚ ਅਜੇ ਕੋਈ ਡਰ 
ਪੈਦਾ ਨ ਹੋਇਆ। ਇਕ ਛਿਣ ਵਿਚ ਬਹੁਤ ਸਾਰੇ ਸੂਰਮੇ _ਡਿਗਾ _ਦਿੱਤੇ। (ਇੰਜ ਪਤੀਤ ਹੁੰਦਾ 


ਸੀ) ਮਾਨੋ ਇੰਦਰ ਨੇ _ਪਰਬਤਾਂ ਵਰਗਿਆਂ ਨੂੰ _ਮਾਰ ਦਿੱਤਾ _ਹੋਵੇ।੨੧0। 

ਬੈਰਮ _ਬੇਗ ਮੁਗਲ ਨੂੰ ਮਾਰ ਦਿੱਤਾ ਅਤੇ ਯੂਸਫ਼ ਖਾਨ ਨੂੰ _ਲਕ ਤੋਂ ਕਟ _ਸੁਟਿਆ। 
ਤਾਹਿਰ ਬੇਗ (ਕੁਝ ਸਮੇਂ ਲਈ) ਯੁੱਧ ਖੇਤਰ ਵਿਚ ਟਿਕਿਆ ਰਿਹਾ, ਪਰ ਫਿਰ ਦੋ ਪਹਿਰ 
ਲੜ ਕੇ ਡਿਗ ਪਿਆ।੨੧੧। 


ਫਿਰ ਰੋਹ ਵਿਚ ਆ ਕੇ ਨੂਰਮ ਬੇਗ ਨੂੰ ਮਾਰ ਦਿੱਤਾ ਅਤੇ ਮਗਰੋਂ ਆਦਿਲ ਬੇਗ ਨੂੰ 
ਸਾੜ _ਦਿੱਤਾ। (ਇਸ ਤਰ੍ਹਾਂ) ਮਲੇਛ _ਸੈਨਾ ਡਰ ਗਈ ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨ 
ਸੰਭਾਲ ਸਕਿਆ।੨੧੨। 

ਪਠਾਨ _ਭਜ _ਗਏ ਅਤੇ ਮੁਗਲ _ਵੀ ਦੌੜ _ਗਏ। (ਇਸ ਪਿਛੋਂ) ਦਸਾਂ ਪਾਸਿਆਂ ਤੋਂ 
ਸੱਯਦ ਆਣ _ਗਜੇ। (ਫਿਰ) ਉਦਾਸ ਹੋਏ ਪਠਾਨ ਪਰਤ ਪਏ ਅਤੇ ਫਿਰ ਧਨੁਸ਼ਾਂ ਨੂੰ ਟੰਕਾਰਨ 
ਲਗੇ।੨੧੩। 

ਆਉਂਦਿਆਂ ਹੀ ਹੁਸੈਨ ਖ਼ਾਨ ਜੂਝ ਗਿਆ ਅਤੇ ਹਸਨ ਖ਼ਾਨ ਸਾਹਮਣੇ ਡਟ ਕੇ ਮਾਰਿਆ 
ਗਿਆ। ਫਿਰ ਮੁਹੰਮਦ ਖ਼ਾਨ ਲੜ ਕੇ ਮਾਰਿਆ _ਗਿਆ। (ਇੰਜ ਲਗਦਾ ਸੀ) ਮਾਨੋ ਪਤੰਗਾ 
ਦੀਪਕ _ਉਪਰ _ਡਿਗ ਪਿਆ ਹੋਵੇ।੨੧੪। 

ਸੱਯਦ ਹੁਸੈਨ ਕ੍ਰੋਧਿਤ ਹੋ ਕੇ ਗਜਿਆ ਅਤੇ ਜਾਫ਼ਰ ਸੱਯਦ ਵੀ ਰੋਕਿਆਂ ਰੁਕ ਨ 
ਸਕਿਆ। ਉਨ੍ਹਾਂ ਦੇ ਸ਼ਰੀਰ ਵਿਚ ਲੋਹੇ (ਦੇ ਕਵਚ) ਤਕ ਬਾਣ ਮਾਰੇ ਜੋ (ਉਨ੍ਹਾਂ ਦੇ ਸ਼ਰੀਰਾਂ 
ਵਿਚ) ਹੀ ਖੁਭ ਗਏ, ਫਿਰ ਵਿਖਾਈ ਨ ਦਿੱਤੇ।੨੧੫। 

ਫਿਰ ਬਹੁਤ ਅਧਿਕ ਕ੍ਰੋਧ ਕਰ _ਕੇ, _ਧਨੁਸ਼ ਉਤੇ ਚੜ੍ਹਾ _ਕੇ _ਬਾਣ _ਛਡੇ। ਉਹ _ਤੀਰ 
ਪਤੋਗਿਆਂ ਵਾਂਗ ਛੂਟੇ ਅਤੇ ਫਿਰ ਅਜਿਹੇ ਖੁਭੇ ਕਿ ਅੱਖਾਂ ਨਾਲ ਵੇਖੇ ਨ ਜਾ ਸਕੇ।੨੧੬। 


ਇਸ ਤਰ੍ਹਾਂ _ਸੱਯਦਾਂ ਦੀ ਫ਼ੌਜ ਮਾਰੀ ਗਈ ਅਤੇ ਸ਼ੇਖਾਂ ਦੀ ਸੈਨਾ ਬੇਚੈਨ ਹੋ ਕੇ _ਭਜ 
ਗਈ। _ਮਹਾ ਕਾਲ ਨੇ ਜਦ ਉਨ੍ਹਾਂ ਨੂੰ ਭਜਦਿਆਂ ਵੇਖਿਆ, (ਤਦ) ਰੋਹ ਵਿਚ ਆ ਕੇ ਉਨ੍ਹਾਂ 
ਉਤੇ ਬਾਣ ਨ ਚਲਾਏ।੨੧੭। 

ਸ਼ੇਖ ਸੈਨਿਕ ਲਾਜ ਦੇ ਮਾਰੇ ਫਿਰ ਲੜਨ ਲਗੇ ਅਤੇ ਅਸਤ੍ਰਾਂ _ਸ਼ਸਤ੍ਹਾਂ ਆਦਿ ਨੂੰ ਲ0 ਕੇ 
ਸੁਸਜਿਤ ਹੋ ਗਏ। ਜਿਵੇਂ ਹਿਰਨ ਨੂੰ ਮਾਰਨ ਵਾਲਾ ਸ਼ੇਰ ਨੂੰ ਵੇਖ ਕੇ ਝਖ ਮਾਰਦਾ ਹੋਇਆ 


ਸ਼ੇਖ ਫ਼ਰੀਦ ਨੂੰ ਉਸੇ ਵੇਲੇ ਮਾਰ ਦਿੱਤਾ ਅਤੇ ਭਿਆਨਕ ਸ਼ੇਖ _ਉਜੈਨ ਨੂੰ ਵੀ ਖ਼ਤਮ 
ਕਰ ਦਿੱਤਾ। ਫਿਰ ਸ਼ੇਖ ਅਮਾਨੁੱਲਾ ਨੂੰ ਮਾਰ ਦਿੱਤਾ ਅਤੇ ਸ਼ੇਖ ਵਲੀ ਦੀ ਸੈਨਾ ਨੂੰ ਨਸ਼ਟ ਕਰ 
ਦਿੱਤਾ।੨੧੯। 

ਕਿਤੇ ਸੂਰਮਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ ਅਤੇ ਕਿਤੇ ਢਾਲਾਂ _('ਚਰਮ”) 
ਅਤੇ ਕਵਚ _('ਬਰਮ”) ਰਣ ਵਿਚ ਖਿਲਰ _ਗਏ। ਉਥੇ ਅਜਿਹਾ ਹੈਬਤਨਾਕ ਯੁੱਧ ਮਚਿਆ ਕਿ 
ਸੂਰਮਿਆਂ ਨੂੰ ਕ੍ਰੋਧ _ਭਖਾ _ਭਖਾ ਕੇ ਉਠਾ ਦਿੰਦਾ ਸੀ।੨੨0। 


ਸੀ _ਦਸਮ-ਗ੍ੂੰਥ _ਸਾਹਿਬ 


ਕਹੂੰ _ਕਬੰਧ _ਫਿਰਤ ਸਿਰ _ਬਿਨਾ। ਕਹੂੰ _ਸੁਭਟ ਗਹਿ _ਦਾਤਨ ਤ੍ਰਿਨਾ। 
ਰਛ _ਰਛ ਕਹਿ ਤਾਹਿ ਪੁਕਾਰੈ। ਮਹਾ ਕਾਲ ਜਿਨਿ _ਹਮੈ ਸੰਘਾਰੈ। ੨੨੧। 


ਕਹੂੰ _ਆਨਿ _ਡਾਕਿਨਿ _ਡਹਕਾਰੈ। _ਕਹੂੰ _ਮਸਾਨ _ਕਿਲਕਟੀ ਮਾਰੈ। 
ਭੂਤ _ਪਿਸਾਚ _ਨਚੇ _ਬੈਤਾਲਾ। _ਬਰਤ _ਫਿਰਤ _ਬੀਰਨ _ਕਹ _ਬਾਲਾ। _੨੨੨। 


ਏਕੈ ਅਛ ਏਕ ਹੀ ਬਾਹਾ। ਏਕ ਚਰਨ ਅਰੁ ਅਰਧ _ਸਨਾਹਾ। 
ਇਹ ਬਿਧਿ _ਸੁਭਟ ਬਿਕਟ _ਹਨਿ ਡਾਰੇ। ਪਵਨ _ਬਲੀ ਜਨੁ _ਰੂਖ ਉਖਾਰੇ। ੨੨੩। 


ਜਿਹ ਅਰਿ ਕਾਲ ਕ੍ਰਿਪਾਨ ਬਹੀ ਸਿਰ। ਤਿਨ ਕੇ ਰਹੀ ਨ ਜੀਵਕਰਾ ਫਿਰਿ। 
ਜਾ _ਕਹ ਕਾਲ ਖੜਗ _ਫ੍ਰੈ ਗਯਾ। _ਅਰਧੈ ਅਰਧ _ਛਿਨਿਕ ਮਹਿ ਭਯਾ। _੨੨੪। 


ਬਹੀ ਜਾਹਿ ਸਿਰ ਸਰਕਿ ਸਰੋਹੀ। ਤਾ ਕਾ ਰਹਾ ਸੀਸੁ ਹ੍ਹੈ ਦੋਹੀ। 
ਜਾ ਕੌ ਬਾਨ ਕਾਲ ਕਾ ਲਾਗਾ। ਤਾ ਕੇ ਪ੍ਰਾਨ ਬਾਨ ਲੈ _ਭਾਗਾ। ੨੨੫। 


ਮਾਰੂ _ਬਜਤ ਦੋਊ ਦਿਸਿ ਐਸੋ। ਜਾਨੁਕ ਪ੍ਰਲੈ ਕਾਲ ਕੇ ਐਸੇ। 

ਗੋਮੁਖ ਝਾਂਝਰ _ਤੂਰ _ਅਪਾਰਾ। _ਢੋਲ _ਮ੍ਰਿਦੰਗ _ਮੁਚੰਗ _ਹਜਾਰਾ। _੨੨੬। 

ਘੋਰ ਆਯੁਧਨ ਇਹ ਬਿਧਿ ਭਯੋ। ਜਿਹ ਕੋ ਪਾਰ ਨ ਕਿਨਹੂੰ ਲਯੋ। 

ਜੇਤਿਕ ਅਸੁਰ _ਮਲੇਛੁਪਜਾਏ। ਮਹਾ _ਕਾਲ _ਛਿਨ ਬੀਚ _ਖਪਾਏ। _੨੨੭। 
ਬਹੁਰਿ ਅਸੁਰ ਕ੍ਰਧਤ ਅਤਿ ਭਯੋ। _ਅਮਿਤ ਅਸੁਰ ਉਪਰਾਜਿ ਸੁ _ਲਯੋ। 

ਧੂਲੀ ਕਰਨ _ਬਿਦਿਤ ਕੇਸੀ _ਭਨ। ਘੋਰ _ਦਾੜ ਅਰੁ ਸ੍ਰੋਨਤ _ਲੋਚਨ। ੨੨੮। 
ਗਰਧਬ _ਕੇਤੁ _ਮਹਿਖ _ਧੁਜ _ਨਾਮਾ। _ਅਰੁਨ ਨੇਤਰ _ਉਪਜਾ ਸੰਗ੍ਰਾਮਾ। 

ਅਸਿਧੁਜ _ਨਿਰਖਿ ਅਸੁਰ ਉਪਜੇ _ਰਨ। _ਮਾਰਤ ਭਯੋ __ਦਾਨਵਨ ਕੇ _ਗਨ। ੨੨੯। 


ਅਸਿਧੁਜ ਕੋਪ ਅਧਿਕ ਕਹ _ਕਰਾ। ਸੈਨ _ਦਾਨਵਨ ਕੋ ਰਨ ਹਰਾ। 
ਭਾਤਿ _ਭਾਤਿ ਤਨ ਸਸਤ੍ਰ ਪ੍ਰਹਾਰੇ। ਤਿਲ ਤਿਲ ਪਾਇ ਸੁਭਟ ਕਟਿ ਡਾਰੇ। ੨੩0। 


ਇਹ ਬਿਧਿ ਹਨੀ ਸੈਨ ਅਸਿਧੁਜ ਜਬ। _ਕਾਪਤ ਭਯੋ ਅਸੁਰ ਜਿਯ ਮੋ _ਤਬ। 
ਅਮਿਤ ਅਸੁਰ ਰਨ ਔਰ ਪ੍ਰਕਾਸੇ। ਤਿਨ ਕੋ ਕਹਤ ਨਾਮ ਬਿਨੁ _ਸਾਸੇ। ੨੩੧। 


ਗੀਧ _ਧੁਜਾ _ਕਾਕ _ਧੁਜ _ਰਾਛਸ। _ਉਲੂ _ਕੇਤੁ _ਬੀਯੋ_ਬਡ _ਰਾਛਸ। 
ਅਸਿਧੁਜ ਕੇ ਰਨ ਸਮੁਹਿ ਸਿਧਾਏ। ਮਾਰਿ ਮਾਰਿ ਚਹੂੰ ਓਰ ਉਘਾਏ। ੨੩੨। 


ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ। ਜਲਧਰ ਐਸ ਬਡੇ ਭੂਧਰ _ਪਰ। 
ਸਸਤੁ _ਅਸਤੁ _ਕਰਿ ਕੋਪ ਪ੍ਹਾਰੇ। ਚਟਪਟ ਸੁਭਟ ਬਿਕਟਿ ਕਟਿ _ਡਾਰੈ। ੨੩੩। 


ਚਰਿਤ੍ਰ ਪਾਖਿਆਨ ੬੪੫ 


ਕਿਤੇ ਸਿਰ ਤੋਂ ਬਿਨਾ ਧੜ ਘੁੰਮ ਰਹੇ ਸਨ ਅਤੇ ਕਿਤੇ ਸੂਰਮਿਆਂ ਨੇ ਦੰਦਾਂ ਵਿਚ ਘਾਹ 
ਪਕੜਿਆ ਹੋਇਆ _ਸੀ। _(ਅਰਥਾਤ--ਈਨ _ਮੰਨ _ਰਹੇ _ਸਨ)। _ਉਹ “ਬਚਾ _ਲਓ, ਬਚਾ __ਲਓ? 
ਦੀ ਪੁਕਾਰ ਕਰ ਕੇ ਮਹਾ ਕਾਲ ਨੂੰ ਕਹਿ ਰਹੇ ਸਨ ਕਿ ਸਾਨੂੰ ਨ _ਮਾਰਿਓ।੨੨੧। 

ਕਿਤੇ ਡਾਕਣੀਆਂ ਆ ਕੇ 'ਡਹ ਡਹ” ਕਰ ਰਹੀਆਂ ਸਨ ਅਤੇ ਕਿਤੇ 'ਮਸਾਨ” (ਪ੍ਰੇਤ) 
ਕਿਲਕਾਰੀਆਂ _ਮਾਰ _ਰਹੇ _ਸਨ। _ਕਿਤੇ ਭੂਤ, _ਪਿਸ਼ਾਚ ਅਤੇ _ਬੈਤਾਲ ਨਚ _ਰਹੇ _ਸਨ ਅਤੇ 
ਸੂਰਮਿਆਂ ਨੂੰ _ਅਪੱਛਰਾਵਾਂ _ਵਰ ਰਹੀਆਂ _ਸਨ।੨੨੨। 

(ਕਿਸੇ ਸੂਰਮੇ ਦੀ) ਇਕ ਅਖ ਸੀ ਅਤੇ ਕਿਸੇ ਦੀ ਇਕ ਹੀ ਬਾਂਹ। ਕਿਸੇ ਦਾ ਇਕ 
ਪੈਰ ਸੀ ਅਤੇ ਅੱਧਾ ਕਵਚ _ਸੀ। ਇਸ ਤਰ੍ਹਾਂ ਭਿਆਨਕ ਸੂਰਮੇ ਮਾਰ ਸੁਟੇ, ਮਾਨੋ ਤੇਜ਼ ਹਵਾ ਨੇ 
ਬ੍ਰਿਛ ਉਖਾੜ ਦਿੱਤੇ ਹੋਣ।੨੨੩। 

ਜਿਸ ਵੈਰੀ ਦੇ ਸਿਰ ਉਤੇ ਕਾਲ ਦੀ ਕ੍ਰਿਪਾਨ ਵਜੀ, ਉਨ੍ਹਾਂ ਵਿਚ ਫਿਰ _ਜੀਵਨ-ਸ਼ਕਤੀ 
('ਜੀਵਕਰਾ”1 ਜੀਵਨ-ਕਲਾ) ਨ _ਰਹੀ। ਜਿਸ ਨੂੰ ਕਾਲ ਦੀ ਤਲਵਾਰ ਛੋਹ ਵੀ ਗਈ, _ਉਹ 
ਛਿਣ ਭਰ ਵਿਚ ਅਧੋਂ ਅੱਧ ਹੋ ਗਿਆ।੨੨੪। 

ਜਿਸ ਦੇ ਸਿਰ ਉਤੇ 'ਸਰਕ” ਕਰਦੀ ਤਲਵਾਰ ਵਜ ਗਈ ਤਾਂ ਉਸ ਦਾ ਸਿਰ ਦੋ ਟੋਟੇ 
ਹੋ ਕੇ ਰਹਿ ਗਿਆ। ਜਿਸ ਨੂੰ ਕਾਲ ਦਾ ਬਾਣ ਲਗ ਗਿਆ, ਉਸ ਦੇ ਪ੍ਰਾਣ ਨੂੰ ਬਾਣ ਲੈ ਕੇ 
ਭਜ ਗਿਆ।੨੨੫। 

ਦੋਹਾਂ ਪਾਸਿਆਂ _ਵਿਚ ਮਾਰੂ ਨਗਾਰੇ ਇਸ ਤਰ੍ਹਾਂ ਵਜ _ਰਹੇ ਸਨ ਮਾਨੋ _ਪਰਲੋ ਕਾਲ 
ਹਜ਼ਾਰਾਂ ਦੀ ਗਿਣਤੀ ਵਿਚ (ਵਜ ਰਹੇ) ਸਨ।੨੨੬। 

ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ, ਜਿਸ ਦਾ ਕੋਈ ਵੀ ਅੰਤ ਨ ਪਾ ਸਕਿਆ। ਦੈੱਤਾਂ ਨੇ 
ਜਿਤਨੇ ਵੀ ਮਲੇਛ (ਮੁਗਲ) ਪੈਦਾ ਕੀਤੇ ਸਨ, ਮਹਾ ਕਾਲ ਨੇ ਉਨ੍ਹਾਂ ਨੂੰ ਛਿਣ ਵਿਚ ਖਪਾ ਦਿੱਤਾ।੨੨੭। 

ਦੈਂਤ ਫਿਰ ਬਹੁਤ ਕ੍ਰੋਧਵਾਨ ਹੋ ਗਏ। ਉਨ੍ਹਾਂ ਨੇ ਹੋਰ ਅਨੰਤ ਦੈਂਤ ਪੈਦਾ ਕਰ ਲਏ। (ਉਨ੍ਹਾਂ 
ਵਿਚ) ਧੂਲੀ ਕਰਨ, ਕੇਸੀ, ਘੋਰ ਦਾੜ੍ਹ ਅਤੇ ਸ੍ਰੋਨਤ ਲੋਚਨ ਸ਼ਾਮਲ ਦਸੇ ਜਾਂਦੇ ਸਨ।੨੨੮। 

ਗਰਧਬ _ਕੇਤੁ, _ਮਹਿਖ _ਧੁਜ, ਅਤੇ _ਅਰੁਨ ਨੇਤੁ ਨਾਂ (ਦੇ ਦੈੱਤ) ਯੁੱਧ ਵਿਚ ਪੈਦਾ ਹੋ 
ਗਏ। ਉਨ੍ਹਾਂ ਨੂੰ ਰਣ ਵਿਚ ਪੈਦਾ ਹੁੰਦਿਆਂ ਵੇਖ ਕੇ ਮਹਾ ਕਾਲ ('ਅਸਿਧੁਜ”) ਨੇ ਦੈਂਤਾਂ ਦੇ 
ਦਲ ਖਪਾ ਦਿੱਤੇ।੨੨੯। 

ਅਸਿਧੁਜ ਨੇ ਬਹੁਤ ਕ੍ਰੋਧ _ਕੀਤਾ ਅਤੇ ਦੈਂਤਾਂ ਦੀ ਸੈਨਾ ਨੂੰ ਰਣ ਵਿਚ ਹਰ ਲਿਆ 
(ਅਰਥਾਤ! ਮਾਰ ਮੁਕਾਇਆ)। ਭਾਂਤ ਭਾਂਤ ਦੇ ਸ਼ਸਤ੍ੁ ਮਾਰ ਕੇ ਉਨ੍ਹਾਂ ਸੂਰਮਿਆਂ ਨੂੰ ਟੋਟੇ ਟੋਟੇ 
ਕਰ ਦਿੱਤਾ।੨੩0। 

ਜਦ _ਅਸਿਧੁਜ ਨੇ ਇਸ ਤਰ੍ਹਾਂ (ਦੈਂਤ) ਸੈਨਾ ਮਾਰ ਦਿੱਤੀ ਤਦ ਦੈਂਤ ਮਨ ਵਿਚ ਕੰਬਣ 
ਲਗਾ _ਗਏ। ਰਣ ਵਿਚ ਬੇਸ਼ੁਮਾਰ ਦੈੱਤ ਹੋਰ ਪ੍ਰਗਟ ਹੋ ਗਏ। ਉਨ੍ਹਾਂ ਦੇ ਨਾਂ (ਹੁਣ ਮੈਂ) ਬਿਨਾ 
ਸਾਹ ਲਿਆਂ ਕਹਿੰਦਾ ਹਾਂ (ਅਰਥਾਤ! ਲਗਾਤਾਰ ਕਹਿੰਦਾ ਹਾਂ)।੨੩੧। 

ਗੀਧ _ਧੁਜਾ, _ਕਾਕ _ਧੁਜ ਦੈਂਤ ਅਤੇ ਹੋਰ _ਉਲੂ ਕੇਤੁ ਨਾਂ ਦੇ ਵੱਡੇ ਦੈਂਤ ਰਣ ਵਿਚ 
ਅਸਿਧੁਜ ਦੇ ਸਾਹਮਣੇ ਆ ਕੇ ਡਟੇ ਅਤੇ ਚੌਹਾਂ ਪਾਸੇ _'ਮਾਰੋ ਮਾਰੋ” ਕਹਿਣ _ਲਗੇ।੨੩੨। 

ਉਨ੍ਹਾਂ ਨੇ ਕ੍ਰੋਧਿਤ ਹੋ ਕੇ ਬਾਣਾਂ ਦੀ (ਇਸ ਤਰ੍ਹਾਂ) ਬਰਖਾ ਕੀਤੀ ਜਿਵੇਂ ਬਦਲ _ਵਡਿਆਂ 
ਪਹਾੜਾਂ ਉਤੇ (ਕਰਦੇ _ਹਨ)। _(ਅਸਿਧੁਜ ਨੇ) ਕ੍ਰੋਧਿਤ ਹੋ ਕੇ ਸ਼ਸਤਰਾਂ ਅਸਤ੍ਰਾਂ ਦੇ ਵਾਰ ਕੀਤੇ 
ਅਤੇ _ਝਟ _ਪਟ ਭਿਆਨਕ ਯੋਧੇ ਕਟ ਸੁਟੇ।੨੩੩। 


ਸੀ _ਦਸਮ-ਗ੍ੂੰਥ _ਸਾਹਿਬ 


ਹੁਅੰ ਸਬਦ _ਅਸਿਧੁਜਹਿ _ਉਚਾਰਾ। ਤਿਹ ਤੇ ਆਧਿ ਬ੍ਯਾਧਿ _ਬਪੁ _ਧਾਰਾ। 
ਸੀਤ ਜੂਰ ਅਰ ਉਸਨ _ਤਾਪ _ਭਨੇ। ਛਈ ਰੋਗ ਅਰੁ _ਸੰਨ੍ਯਪਾਤ _ਗਨ। _੨੩੪। 


ਬਾਇ ਪਿਤ੍ਯ ਕਫ ਉਪਜਤ _ਭਏ। ਤਾ ਤੇ ਭੇਦ ਅਮਿਤ ਹ੍ਹੈ ਗਏ। 
ਨਾਮ ਤਿਨੈ ਗਨ ਪ੍ਰਗਟ ਸੁਨਾਊ। _ਅਯੁਰ _ਬੇਦਿਯਨ _ਸਭਨ _ਰਿਝਾਊ। _੨੩੫। 


ਆਮ ਪਾਤ ਅਰ ਸ੍ਰੋਤ ਪਾਤ। ਅਰਧ _ਸਿਰਾ ਅਰੁ ਹ੍ਰਿਦੈ ਸੰਘਾਤ। 

ਪ੍ਰਾਨ ਬਾਇ ਆਪਾਨ _ਬਾਇ _ਭਨਿ। ਦੰਤ ਰੋਗ ਅਰੁ _ਦਾੜ ਪੀੜ _ਗਨ। _੨੩੬। 
ਸੂਖਾ ਜਰ _ਤੇਇਯਾ _ਚੌਥਾਯਾ। _ਅਸਟ _ਦਿਵਸਯੋ ਅਰੁ _ਬੀਸਾਯਾ। 

ਡੇਢ _ਮਾਸਿਯਾ ਪੁਨਿ _ਤਪ ਭਯੋ। ਦਾਤ ਕਾਢ _ਦੈਤਨ ਪਰ _ਧਯੋ। _੨੩੭। 
ਫੀਲਪਾਵ _ਪੁਨਿ _ਜਾਨੂ _ਰੋਗਾ। _ਉਪਜਾ _ਦੇਨ ਦੁਸਟ ਦਲ _ਸੋਗਾ। 

ਖਈ ਸੁ ਬਾਦੀ ਭਈ ਮਵੇਸੀ। ਪਾਂਡ ਰੋਗ _ਪੀਨਸ ਕਟਿ ਦੇਸੀ। ੨੩੮। 


ਚਿਨਗਿ ਪ੍ਰਮੇਵ _ਭਗਿੰਦੂ _ਦਖੂਤ੍ਰਾ। _ਪਥਰੀ _ਬਾਇ _ਫਿਰੰਗ _ਅਧਨੇਤ੍ਰਾ। 
ਗਲਤ _ਕੁਸਟ ਉਪਜਾ _ਦੁਸਟਨ _ਤਨ। _ਸੇਤ _ਕੁਸਟ ਕੇਤਿਨ ਕੇ ਭਯੋ _ਭਨ। ੨੩੯। 
ਕੇਤੇ ਸਤੂ ਸੂਲ ਹਰੈ ਮਰੇ। ਕੇਤੇ ਆਂਤ ਰੋਗ ਤੇ ਟਰੇ। 


ਸੰਗ੍ਹਨੀ ਸੰਗੂਹ ਦੁਸਟ _ਕਿਯ। _ਜੀਯਨ ਕੋ _ਪੁਨਿ ਨਾਮ ਨ ਤਿਨ ਲਿਯ। ੨੪0। 


ਕੇਤੇ ਉਪਜ ਸੀਤਲਾ ਮਰੇ। ਕੇਤੇ ਅਗਿਨਿ ਬਾਵ ਤੇ ਜਰੇ। 
ਭਰਮ ਚਿਤ ਕੇਤੇ ਹ੍ਹੈ ਮਰੇ। ਉਦਰ ਰੋਗ ਕੇਤੇ ਅਰਿ ਟਰੇ। ੨੪੧। 


ਜਬ _ਅਸਿਧੁਜ ਅਸ ਰੋਗ ਪ੍ਰਕਾਸੇ। ਅਧਿਕ _ਸਤੂ _ਤਾਪਤ ੍ਹੈ  ਤ੍ਰਾਸੇ। 
ਜਾ ਕੇ ਤਨ ਗਨ ਦਈ ਦਿਖਾਈ। ਤਿਨੌ ਜੀਯਤ ਕੀ ਆਸ _ਚੁਕਾਈ। ੨੪੨। 


ਕੇਤਿਕ ਦੁਸਟ ਤਾਪ ਤਨ ਤਪੈ। ਕੇਤਿਕ ਉਦਰ ਰੋਗ ਹ੍ਹੈ ਖਧੈ। 
ਕਿਤਕਨ _ਆਨਿ _ਕਾਪਨੀ _ਚਢੀ। _ਕੇਤਿਕ _ਬਾਇ ਪਿਤ ਤਨ _ਬਢੀ। _੨੪੩। 


ਉਦਰ ਬਿਕਾਰ ਕਿਤੇ ਮਰਿ ਗਏ। _ਤਾਪਤਿ _ਕਿਤਕ ਤਾਪ _ਤਨ _ਭਏ। 
ਕਿਤਕਨ _ਸੰਨ੍ਯਪਾਤ ਹ੍ਹੈ _ਗਯੋ। _ਕੇਤਿਨ _ਬਾਇ _ਪਿਤ _ਕਫ _ਭਯੋ। _੨੪੪। 


ਕੇਤਿਕ ਮਰੇ ਮੂੰਡ ਕੀ ਪੀਰਾ। ਕਕਿਤਕ ਬਾਇ ਤੇ ਭਏ ਅਧੀਰਾ। 
ਕੇਤਿਕ ਛਈ ਰੋਗ ਛੈ ਕਿਯੋ। ਕੇਤਨ ਨਾਸ ਬਾਇ ਤੇ ਥਿਯੋ। ੨੪੫। 


ਚਰਿਤ੍ਰ ਪਾਖਿਆਨ ੬੪੭ 


ਅਤੇ _ਸੈਨਿ-ਪਾਤ ਰੋਗ।੨੩੪। 

ਵਾਈ, ਪਿਤ, ਕਫ ਆਦਿ ਰੋਗ ਪੈਦਾ ਹੋ ਗਏ ਅਤੇ ਉਨ੍ਹਾਂ ਦੇ ਅਗੋਂ ਕਈ ਭੇਦ ਹੋ 
ਗਏ। (ਮੈਂ) ਹੁਣ ਉਨ੍ਹਾਂ ਦੇ ਨਾਂ ਸਪਸ਼ਟ ਸੁਣਾਉਂਦਾ ਹਾਂ ਅਤੇ ਸਾਰੇ ਅਯੁਰਵੇਦੀਆਂ (ਵੈਦਾਂ) ਨੂੰ 
ਪ੍ਰਸੰਨ ਕਰਦਾ _ਹਾਂ।੨੩੫। 

ਇਨ੍ਹਾਂ ਰੋਗਾਂ ਦੇ ਨਾਂ _ਗਿਣੋ! ਆਮ-ਪਾਤ, _ਸ੍ਰੋਨਤ-ਪਾਤ, _ਅਰਧ-ਸਿਰਾ (ਪੀੜ), ਹ੍ਰਿਦੈ 


ਸੰਘਾਤ (ਹਿਰਦੇ ਦਾ ਰੁਕਣਾ), ਪ੍ਰਾਣ ਵਾਯੂ, _ਅਪਾਨ _ਵਾਯੂ, _ਦੰਤ-ਰੋਗ ਅਤੇ ਦਾੜ੍ਹ-ਪੀੜ।੨੩੬। 


ਬੁਖਾਰ ਹੋਏ, ਜੋ ਦੰਦ ਕਢ ਕੇ ਦੈਂਤਾਂ ਉਤੇ ਧਾ ਕੇ ਪਏ।੨੩੭। 


ਫਿਰ _ਫੀਲਪਾਵ ਅਤੇ ਗੋਡਿਆਂ ਤੇ ਦਰਦ ਵਾਲੇ ਰੋਗ ਨੂੰ ਦੁਸ਼ਟਾਂ ਦੇ ਦਲਾਂ ਨੂੰ ਕਸ਼ਟ 
ਦੇਣ ਲਈ ਧੈਦਾ _ਕੀਤਾ। (ਇਸ ਤੋਂ ਬਾਦ) _ਖਈ, _ਬਾਦੀ, _ਮਵੇਸੀ (ਬਵਾਸੀਰ), ਪਾਂਡ ਰੋਗ 
(ਪੀਲੀਆ), _ਪੀਨਸ _(ਪੁਰਾਣਾ ਜ਼ੁਕਾਮ), _ਕਟਿ ਦੇਸੀ (ਲਕ _ਦੀ _ਪੀੜ)।੨੩੮। 

ਚਿਨਗ _ (ਸ਼ਰੀਰ ਵਿਚੋ _ਚਿਣਗਾਂ ਨਿਕਲਣ _ਵਾਲਾ ਰੋਗ), ਪ੍ਰਮੇਹ, _ਭਗਿੰਦ੍ਰ, ਦਖੂਤ੍ਰਾ 
(ਪਿਸ਼ਾਬ ਬੰਦ _ਹੋਣ ਅਥਵਾ ਸੜਨ ਦਾ ਰੋਗ), ਪਥਰੀ, _ਬਾਇ ਫਿਰੰਗ (ਆਤਸ਼ਕ ਦੀ ਇਕ 
ਕਿਸਮ), _ਅਧਨੇਤ੍ਾ _(ਅੰਧਰਾਤਾ) ਅਤੇ _ਗਲਿਤ ਕੋਹੜ ਨਾਂ ਦੇ ਰੋਗ ਦੁਸ਼ਟਾਂ ਦੇ ਤਨ ਵਿਚ 


ਚ ਚ 


ਪੈਦਾ ਹੋ ਗਏ ਅਤੇ ਕਈਆਂ ਦੇ ਤਨ ਵਿਚ ਸਫ਼ੈਦ ਕੋਹੜ ਹੋ ਗਿਆ।੨੩੯। 


ਕਈ ਵੈਰੀ ਸੂਲ ਦੀ ਬੀਮਾਰੀ ਨਾਲ _ਮਰ _ਗਏ ਅਤੇ ਕਈ ਆਂਦਰਾਂ ਦੇ ਰੋਗ _ਨਾਲ 
ਖ਼ਤਮ _ਹੋ_ਗਏ। ਕਈਆਂ ਦੁਸ਼ਟਾਂ ਨੂੰ _ਸੰਗੂਹਿਣੀ ਦੀ ਬੀਮਾਰੀ ਲਗ _ਗਈ। ਉਨ੍ਹਾਂ _ਨੇ _ਫਿਰ 
ਜੀਣ ਦਾ ਨਾਮ ਨ ਲਿਆ।੨੪0। 

ਕਈ ਸੀਤਲਾ _ਦੀ ਬੀਮਾਰੀ ਪੈਦਾ ਹੋਣ ਨਾਲ ਮਰ _ਗਏ ਅਤੇ ਕਈ _ਵਾਈ ਅਗਨੀ 
ਨਾਲ ਸੜ _ਮੋਏ। ਕਈ _'ਭਰਮ-ਚਿਤ” (ਰੋਗ) ਨਾਲ ਮਰ ਗਏ ਅਤੇ ਕਈ ਵੈਰੀ ਉਦਰ-ਰੋਗ 
ਨਾਲ ਟਲ ਗਏ।੨੪੧। 

ਜਦ ਅਸਿਧੁਜ ਨੇ ਇਸ ਤਰ੍ਹਾਂ ਦੇ ਰੋਗਾਂ ਨੂੰ _ਪੁਗਟ ਕੀਤਾ ਤਾਂ ਬਹੁਤ ਸਾਰੇ ਵੈਰੀ ਡਰ 
ਨਾਲ ਦੁਖੀ ਹੋ _ਗਏ। ਜਿਸ ਦੇ ਸ਼ਰੀਰ ਉਤੇ ਕਿਸੇ ਰੋਗ ਨੇ ਵਿਖਾਈ ਦਿੱਤੀ, ਉਸ ਨੇ ਜੀਣ 
ਦੀ ਆਸ ਛਡ _ਦਿੱਤੀ।੨੪੨। 

ਕਿਤਨੇ ਦੁਸ਼ਟ ਤਾਪ ਨਾਲ _ਤਪ ਗਏ (ਅਰਥਾਤ! ਮਰ ਗਏ) ਅਤੇ ਕਈ ਉਦਰ 
ਰੋਗ ਨਾਲ _ਖਪ _ਗਏ। _ਕਿਤਨਿਆਂ ਨੂੰ ਕਾਂਬਾ ਆਣ ਚੜ੍ਹਿਆ ਅਤੇ ਕਈਆਂ ਦੇ ਸ਼ਰੀਰ ਵਿਚ 
ਵਾਯੂ ਅਤੇ _ਪਿਤ ਵਧ _ਗਈ।੨੪੩। 

ਕਈ ਪੇਟ ਦੇ ਵਿਕਾਰ ਕਰ ਕੇ ਮਰ ਗਏ ਅਤੇ ਕਿਤਨੇ ਤਾਪ ਨਾਲ ਪੀੜਿਤ ਹੋ ਗਏ। 
ਕਿਤਨਿਆਂ ਨੂੰ ਸੈਨਿਪਾਤ ਰੋਗ ਹੋ _ ਗਿਆ ਅਤੇ _ਕਿਤਨਿਆਂ ਨੂੰ ਵਾਯੂ, ਪਿਤ ਅਤੇ _ਕਫ਼ ਦੀਆਂ 


ਬੀਮਾਰੀਆਂ ਲਗ _ਗਈਆਂ।੨੪੪। 

ਕਿਤਨੇ ਸਿਰ ਦੀ ਪੀੜ _ਨਾਲ ਮਰ _ਗਏ ਅਤੇ ਕਈ ਵਾਯੂ ਦੇ ਰੋਗ ਨਾਲ ਅਧੀਰ ਹੋ 
ਗਏ। ਕਈਆਂ ਨੂੰ _ਖਈ ਰੋਗ _(ਤਪੇਦਿਕ) ਨੇ ਨਸ਼ਟ ਕਰ ਦਿੱਤਾ ਅਤੇ ਕਈ _ਵਾਯੂ (ਰੋਗ) 
ਨਾਲ _ਖ਼ਤਮ ਹੋਂ _ਗਏ।੨੪੫। 


੬੪੮ 


ਸੀ _ਦਸਮ-ਗ੍ਰੰਥ _ਸਾਹਿਬ 


ਦਾੜ ਪੀੜ ਕੇਤੇ ਮਰਿ ਗਏ। ਬਾਇ ਭਏ ਬਵਰੇ ਕਈ ਭਏ। 
ਜਿਨ ਕੌ ਆਨਿ ਰੋਗ ਤਨ ਗ੍ਰਾਸਾ। ਤਾ ਕਾ ਪ੍ਰਾਨ ਦੇਹ ਤਜਿ ਨਾਸਾ। ੨੪੬। 


ਚੱਪਣਾ 
ਕਹਾ ਲਗੇ ਮੈ ਬਰਨ _ਸੁਨਾਊ। ਗੂੰਥ ਬਢਨ ਤੇ ਅਤਿ _ਡਰਪਾਊ। 
ਇਹ ਬਿਧਿ ਭਯੋ _ਦਾਨਵਨ _ਨਾਸਾ। _ਖੜਗਕੇਤੁ _ਅਸੁ _ਕਿਯਾ__ਤਮਾਸਾ। _੨੪੭। 


ਇਹ ਬਿਧਿ ਤਨ ਦਾਨਵ ਜਬ ਮਾਰੇ। ਪੁਨਿ _ਅਸਿਧੁਜ ਅਸ ਮੌਤ੍ਰ _ਬਿਚਾਰੇ। 
ਜੋ ਇਨ ਕੋ ਹ੍ਹੈ ਹੈ ਰਨ ਆਸਾ। ਮੁਝੈ ਦਿਖੈ ਹੈ ਕਵਨ ਤਮਾਸਾ। ੨੪੮। 


ਤਿਨ ਕਹ ਦੀਨ ਐਸ _ਬਰਦਾਨਾ। 
ਜਿਹ ਕੇ ਤਨ ਕੌ ਰੋਗ ਸੰਤਾਵੈ। 


ਤੁਮਤੇ ਹੋਹਿ _ਅਵਖਧੀ ਨਾਨਾ। 
ਤਾਹਿ ਅਵਖਧੀ ਬੇਗ _ਜਿਯਾਵੈ। ੨੪੯। 
ਅਪਨੇ ਸਕਲ _ਗੁਨਨ ਕਹ _ਬਿਗਸੀ। _੨੫0। 


ਭਖਿ ਜਰੀ ਬਾਤ ਕੀ ਲੇਈ। 
ਲੈ ਜਰੀ ਪਿਤ੍ਯ _ਕੀ _ਖਾਵੈ। ੨੫੧। 


੭ ਦਾ 


ਜਾ ਕੀ ਦੇਹਿਹ ਕਫ ਦੁਖ ਲ੍ਯਾਵੈ। _ਸੋ_ਲੈ _ਕਫਨਾਸਨੀ ਚਬਾਵੈ। 
ਇਹ ਬਿਧਿ ਅਸੁਰ ਭਏ ਬਿਨੁ _ਰੋਗਾ। ਮਾਡਤ ਭਏ ਜੁਧ ਤਜਿ ਸੋਗਾ। ੨੫੨। 


ਅਗਨਿ _ਅਸਤੂੁ _ਛਾਡਾ ਤਬ _ਦਾਨਵ। ਜਾ ਤੇ ਭਏ ਭਸਮ ਬਹੁ ਮਾਨਵ। 
ਬਾਰੁਣਾਸਤੁ ਤਬ _ਕਾਲ _ਚਲਾਯੋ। _ਸਕਲ ਅਗਨਿ _ਕੋ ਤੇਜ _ਮਿਟਾਯੋ। _੨੫੩। 


ਰਾਛਸ ਪਵਨ ਅਸਤ _ਸੰਧਾਨਾ। ਜਾ ਤੇ _ਉਡਤ ਭਏ ਗਨ ਨਾਨਾ। 
ਭੂਧਰਾਸਤਰ _ਤਬ _ਕਾਲ ਪ੍ਰਹਾਰਾ। _ਸਭ _ਸਿਵਕਨ _ਕੋ ਪ੍ਰਾਨ _ਉਬਾਰਾ। _੨੫੪। 


ਮੇਘ _ਅਸਤੁ _ਛੋਰਾ ਪੁਨਿ _ਦਾਨਵ। _ਭੀਜ ਗਏ ਜਿਹ ਤੇ ਸਭ _ਮਾਨਵ। 
ਬਾਇ ਅਸਤ _ਲੈ _ਕਾਲ _ਚਲਾਯੋ। _ਸਭ _ਮੇਘਨ ਤਤਕਾਲ _ਉਡਾਯੋ। _੨੫੫। 


ਰਾਛਸਾਸਤੁ _ਰਾਛਸਹਿ _ਚਲਾਯੋ। _ਬਹੁ __ਅਸੁਰਨ ਤਾ ਤੇ _ਉਪਜਾਯੋ। 
ਦੇਵਤਾਸਤ੍ਰ _ਛੋਰਾ _ਤਬ _ਕਾਲਾ। _ਅਸੁਰ _ਸੈਨ _ਕੂਟਾ _ਦਰਹਾਲਾ। _੨੫੬। 


ਜਛ _ਅਤਸੂ _ਤਬ ਅਸੁਰ _ਚਲਾਯੋ। _ਗੰਧੁਬਾਸਤ੍ਰ _ਲੈ _ਕਾਲ _ਬਗਾਯੋ। 
ਤੇ ਦੋਊ ਆਪੁ ਬੀਰ ਲਰਿ ਮਰੇ। ਟੁਕ ਟੁਕ ਹ੍ਹੈ ਭੂ ਪਰ ਪੁਨਿ ਝਰੇ। ੨੫੭। 


ਚਰਿਤ੍ਰ ਪਾਖਿਆਨ ੬੪੯ 


ਕਈ ਦਾੜ੍ਹ ਦੀ ਪੀੜ ਨਾਲ ਮਰ ਗਏ ਅਤੇ ਕਈ ਵਾਯੂ (ਰੋਗ) ਹੋ_ ਜਾਣ ਕਾਰਨ ਬੋਲੇ 
ਹੋ ਗਏ। ਜਿਸ ਦੇ ਸ਼ਰੀਰ ਨੂੰ ਆ ਕੇ ਰੋਗ ਨੇ ਗੂਸ ਲਿਆ, ਉਸ ਦਾ ਪ੍ਰਾਣ ਸ਼ਰੀਰ ਨੂੰ ਛਡ 
ਕੇ ਭਜ ਗਿਆ।੨੪੬। 


੍ਰ 


ਕਿਥੋਂ ਤਕ ਮੈਂ ਵਰਣਨ ਕਰ ਕੇ ਸੁਣਾਵਾਂ, (ਕਿਉਂਕਿ) ਗ੍ਰੰਥ ਦੇ ਵੱਡਾ ਹੋ ਜਾਣ ਤੋਂ 
ਡਰਦਾ ਹਾਂ। ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ __ਗਿਆ। ਖੜਗ _ਕੇਤੁ (ਮਹਾ ਕਾਲ) ਨੇ ਇਸ 
ਤਰ੍ਹਾਂ ਦਾ _ਕੌਤਕ _ਕੀਤਾ।੨੪੭। 

ਜਦ ਇਸ ਤਰ੍ਹਾਂ ਦਾਨਵ ਮਾਰੇ ਗਏ, ਤਾਂ _ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ 
ਵਿਚਾਰ ਕੀਤਾ ਕਿ ਜੇ ਇਨ੍ਹਾਂ ਨੂੰ ਯੁੱਧ ਕਰਨ _ਦੀ ਆਸ ਹੋਏਗੀ ਤਾਂ ਹੀ ਮੈਨੂੰ ਕੋਈ ਤਮਾਸ਼ਾ 
ਵਿਖਾਉ ਣਗੇ ।੨੪੮। 

ਤਦ (ਮਹਾ ਕਾਲ ਨੇ) ਉਨ੍ਹਾਂ `ਨੂੰ ਇਸ ਤਰ੍ਹਾਂ ਵਰਦਾਨ ਦਿੱਤਾ ਕਿ ਤੁਹਾਡੇ ਤੋਂ ਕਈ 
ਪ੍ਰਕਾਰ _ਦੀਆਂ _ਔਸ਼ਧੀਆਂ _ਉਤਪੰਨ _ਹੋਣਗੀਆਂ। _ਜਿਸ _ਦੇ _ਤਨ ਨੂੰ ਰੋਗ _ਸਤਾਏਗਾ, ਉਸ ਨੂੰ 
ਔਸ਼ਧੀ ਤੁਰਤ ਜੀਵਿਤ ਕਰ _ਦੇਵੇਗੀ।੨੪੯। 

ਜਦੋਂ (ਮਹਾ ਕਾਲ ਨੇ) ਇਸ ਤਰ੍ਹਾਂ ਦਾ ਵਰਦਾਨ ਦਿੱਤਾ, ਤਾਂ ਮਰ ਚੁਕੇ ਅਨੇਕ ਦੈਂਤਾਂ ਤੋਂ 
ਹੀ ਬਹੁਤ _ਔਸ਼ਧੀਆਂ ਨਿਕਲ ਆਈਆਂ। _ਉਹ ਆਪਣੇ ਸਾਰੇ ਗੁਣਕਾਰੀ ਤੱਤਾਂ ਨਾਲ ਵਿਕਸਿਤ 
(ਭਰਪੂਰ) _ਸਨ।੨੫0। 

ਜਿਸ (ਦੈਂਤ) ਦੇ ਸ਼ਰੀਰ ਨੂੰ ਪਿਤ ਦੁਖ ਦਿੰਦੀ ਸੀ, ਉਹ ਵਾਤ ਦੀ _ਜੜੀ-ਬੂਟੀ ਖਾ 
ਲੈਂਦਾ ਸੀ। ਜਿਸ ਦੈਂਤ ਨੂੰ ਵਾਯੂ _ਸਤਾਉਂਦੀ ਸੀ, ਉਹ _ਪਿਤ _(ਵਾਯੂ) _ਦੀ ਬੂਟੀ ਖਾ_ ਲੈਂਦਾ 
ਸੀ।੨੫੧। 

ਜਿਸ ਦੀ ਦੇਹ ਵਿਚ ਕਫ਼ ਦੁਖ ਲਿਆਉਂਦੀ ਸੀ, ਉਹ _'ਕਫਨਾਸਨੀ” ਬੂਟੀ ਚਬਾ ਲੈਂਦਾ 
ਸੀ। ਇਸ ਤਰ੍ਹਾਂ ਨਾਲ ਦੈੱਤ ਰੋਗਾਂ ਤੋਂ ਮੁਕਤ ਹੋ ਗਏ। (ਉਨ੍ਹਾਂ ਨੇ) ਦੁਖ ਨੂੰ ਤਿਆਗ ਕੇ_ਯੁੱਧ 
ਮਚਾ _ਦਿੱਤਾ।੨੫੨। 

ਤਦ ਦੈਂਤਾਂ ਨੇ ਅਗਨੀ ਅਸਤ _ਛਡਿਆ, ਜਿਸ _ਨਾਲ ਬਹੁਤ ਸਾਰੇ ਮਨੁੱਖ ਭਸਮ ਹੋ 
ਗਏ। ਤਦ ਕਾਲ ਨੇ ਵਰੁਣ ਅਸਤ ਚਲਾਇਆ (ਜਿਸ ਨਾਲ) ਸਾਰੀ ਔਗ ਦਾ ਤੇਜ ਮਿਟ 
'ਗਿਆ।੨੫੩। 

ਦੈਂਤਾਂ ਨੇ ਪਵਨ _ਅਸਤੁ ਨੂੰ ਸਾਧਿਆ, ਜਿਸ ਤੋਂ ਅਨੇਕਾਂ ਪ੍ਰਾਣੀ ਉਡ _ਗਏ। ਤਦ ਕਾਲ 
ਨੇ _ਭੂਧਰ (ਪਰਬਤ) _ਅਸਤ੍ਰ _ਚਲਾਇਆ _ਅਤੇ _ਸਾਰਿਆਂ ਸੇਵਕਾਂ ਦੇ ਪ੍ਰਾਣ _ਬਚਾ _ਲਏ।੨੫੪। 


ਫਿਰ ਦਾਨਵਾਂ ਨੇ ਮੇਘ ਅਸਤੁ ਨੂੰ _ਛਡਿਆ ਜਿਸ ਨਾਲ ਸਾਰੇ ਮਨੁੱਖ _ਭਿਜ ਗਏ। ਤਦ 


ਕਾਲ ਨੇ ਵਾਯੂ ਅਸਤ ਚਲਾਇਆ (ਜਿਸ ਨਾਲ) ਸਾਰਿਆਂ ਬਦਲਾਂ ਨੂੰ ਤੁਰਤ ਉਡਾ ਦਿੱਤਾ।੨੫੫। 
ਦੈਂਤਾਂ ਨੇ (ਫਿਰ) ਰਾਛਸ _(ਰਾਖਸ਼) _ਅਸਤੁ _ਚਲਾਇਆ। ਉਸ ਤੋਂ ਬਹੁਤ ਦੈਂਤ ਪੈਦਾ 
ਕੀਤੇ। ਤਦ ਕਾਲ ਨੇ ਦੇਵਤਾ ਅਸਤ _ਛਡਿਆ, (ਜਿਸ ਨਾਲ ਸਾਰੀ) ਦੈਂਤ ਸੈਨਾ ਨੂੰ ਬੁਰੀ 
ਤਰ੍ਹਾਂ ਮਾਰ _ਕੁਟ ਦਿੱਤਾ।੨੫੬। 
ਤਦ ਦੈਂਤਾਂ ਨੇ ਜਛ _(ਯਕਸ਼) _ਅਸਤ੍ਰ ਚਲਾਇਆ, ਤਾਂ ਕਾਲ ਨੇ _ਗੰਧਰਬ _ਅਸਤੁ _ਵਗਾ 
ਮਾਰਿਆ। ਉਹ ਦੋਵੇਂ ਵੀਰ (ਅਸਤ੍ਰ)ਹ ਆਪਸ ਵਿਚ ਲੜ ਮਰੇ ਅਤੇ ਟੋਟੇ ਟੋਟੇ ਹੋ ਕੇ ਫਿਰ 
ਧਰਤੀ ਉਤੇ ਡਿਗ _ਪਏ।੨੫੭। 


੬੫0 


ਸੀ _ਦਸਮ-ਗ੍ੂੰਥ _ਸਾਹਿਬ 


ਚਾਰਣਾਸਤ੍ਰ _ਜਬ _ ਅਸੁਰ _ਸੰਧਾਨਾ। _ਚਾਰਣ ਉਪਜ _ਠਾਢ _ਭੈ _ਨਾਨਾ। 


੮. 


ਸਿਧ ਅਸਤ੍ਰ ਅਸਿ ਧੁਜ ਤਬ ਛੋਰਾ। ਤਾ ਤੇ ਮੁਖ ਸਤ੍ਨ ਕੋ _ਤੋਰਾ। ੨੫੮। 


ਉਰਗ _ਅਸਤੁ ਲੈ ਅਸੁਰ ਪ੍ਰਹਾਰਾ। ਤਾ ਤੇ ਉਪਜੇ ਸਰਪ _ਅਪਾਰਾ। 
ਖਗਪਤਿ ਅਸਤ _ਤਜਾ _ਤਬ _ਕਾਲਾ। _ਭਛਿ ਗਏ _ਨਾਗਨ _ਦਰਹਾਲਾ। _੨੫੯। 


ਬਿਤੂ ਅਸਤ _ਦਾਨਵਹਿ _ਚਲਾਯੋ। _ਬਹੁ _ਬਿਛੂਯਨ ਤਾ ਤੇ _ਉਪਜਾਯੋ। 
ਲਸਿਟਕਾ ਸਤਰ _ਅਸਿਧੁਜ ਤਬ _ਛੋਰਾ। ਸਭ ਹੀ _ਡਾਂਕ _ਅਨੂਹਨ _ਤੋਰਾ। ੨੬0। 


ਸਸਤੁ _ਅਸਤ੍ਰ ਅਸ ਅਸੁਰ ਚਲਾਏ। ਖੜਗ ਕੇਤੁ ਪਰ ਕਛੂ ਨ _ਬਸਾਏ। 
ਅਸਤ੍ਨ ਸਾਥ _ਅਸਤੁ _ਬਹੁ _ਛਏ। ਜਾ ਕੌ ਲਗੇ ਲੀਨ ਤੇ ਭਏ। ੨੬੧। 


ਲੀਨ ਹੂਹੈ ਗਏ ਅਸਤ _ਨਿਹਾਰੇ। ਹਾਇ ਹਾਇ ਕਰਿ ਅਸੁਰ ਪੁਕਾਰੇ। 
ਮਹਾ ਮੂਢ ਫਿਰਿ ਕੋਪ ਬਢਾਈ। _ਪੁਨਿ _ਅਸਿਧੁਜ ਤਨ ਕਰੀ ਲਰਾਈ। _੨੬੨। 


ਇਹ ਬਿਧਿ _ਭਯੋ ਘੋਰ _ਸੰਗ੍ਰਾਮਾ। _ਨਿਰਖਤ ਦੇਵ _ਦਾਨਵੀ _ਬਾਮਾ। 
ਧੰਨ੍ਯ _ਧੰਨ੍ਯ _ਅਸਿਧੁਜ ਕੌ ਕਹੈ। ਦਾਨਵ ਹੇਰਿ ਮੋਨ ਹ੍ਹੈ ਰਹੈ। ੨੬੩। 


ਭਾਲ਼ੰਨਾ ਛੰਦ 


ਮਹਾ ਰੋਸ ਕੈ ਕੈ ਹਠੀ ਫੇਰਿ ਗਾਜੇ। ਚਹੂੰ ਓਰ ਤੇ ਘੋਰ ਬਾਦਿਤੂੁ ਬਾਜੇ। 
ਪੁਣੋ ਸੰਖ ਭੇਰੀ ਬਜੇ ਢੋਲ ਐਸੇ। ਪੂਲੈ ਕਾਲ ਕੇ ਕਾਲ ਕੀ ਰਾਤਿ ਜੈਸੇ। ੨੬੪। 


ਬਜੇ ਸੰਖ ਔ ਦਾਨਵੀ ਭੇਰ ਐਸੀ। ਕਹੈ ਆਸੁਰੀ ਬ੍ਰਿਤ ਕੀ ਕ੍ਰਿਤ ਜੈਸੀ। 
ਕਹੂੰ ਬੀਰ _ਬਾਜੈਤ _ਬਾਕੇ _ਬਜਾਵੈ। ਮਨੋ ਚਿਤ ਕੋ ਕੋਪ ਭਾਖੇ _ਸੁਨਾਵੈ। ੨੬੫। 


ਕਿਤੇ ਬੀਰ ਬਜ੍ਰਾਨ ਕੇ ਸਾਥ ਪੇਲੇ। ਭਰੇ ਬਸਤ੍ਰ _ਲੋਹੂ ਮਨੋ _ਫਾਗ ਖੇਲੇ। 
ਮੂਏ ਖਾਇ ਕੈ ਦੁਸਟ ਕੇਤੇ ਮਰੂਰੇ। ਸੋਏ ਜਾਨ _ਮਾਲੰਗ ਖਾਏ ਧਤੂਰੇ। ੨੬੬। 


ਕਿਤੇ ਟੂਕ ਟੂਕੇ ਬਲੀ ਖੇਤ ਹੋਏ। ਮਨੋ ਖਾਇ ਕੈ ਭੰਗ ਮਾਲੰਗ ਸੋਏ। 
ਬਿਰਾਜੈ ਕਟੇ ਅੰਗ ਬਸਤ੍ਰੋ ਲਪੇਟੇ। ਜੁਮੇ ਕੇ ਮਨੋ ਰੋਜ ਮੈ _ਗੌਂਸ ਲੇਟੇ। ੨੬੭। 


ਕਹੂੰ _ਡਾਕਨੀ _ਝਾਕਨੀ ਹਾਕ ਮਾਰੈ। _ਉਠੈ ਨਾਦ ਭਾਰੇ ਛੂਟੈ _ਚੀਤਕਾਰੈ। 
ਕਹੂੰ ਘੂੰਮਿ ਭੂਮੈ ਪਰੇ ਖੇਤ _ਬਾਜੀ। ਨਿਵਾਜੇ ਝੁਕੈ ਹੈ _ਮਨੌ ਕਾਬਿ _ਕਾਜੀ। ੨੬੮। 


ਚਰਿਤ੍ਰ ਪਾਖਿਆਨ ੬੫੧ 


ਜਦ ਦੈਂਤਾਂ ਨੇ _ਚਾਰਣ ਅਸਤ _ਛਡਿਆ, (ਤਦ) ਅਨੇਕ _ਚਾਰਣ ਪੈਦਾ ਹੋ ਕੇ ਡਟ 
ਗਏ। ਤਦ ਅਸਿਧੁਜ (ਮਹਾ ਕਾਲ) ਨੇ “ਸਿਧ” ਅਸਤੁ _ਛਡਿਆ, ਜਿਸ ਨਾਲ ਵੈਰੀਆਂ ਦਾ ਮੂੰਹ 
ਭੰਨ ਦਿੱਤਾ।੨੫੮। 

ਦੈਂਤਾਂ ਨੇ ਉਰਗ _ਅਸਤੁ _ਲੈ ਕੇ ਚਲਾਇਆ, ਜਿਸ ਤੋਂ ਬੇਸ਼ੁਮਾਰ ਸੱਪ ਪੈਦਾ ਹੋ ਗਏ। 
ਤਦ ਕਾਲ ਨੇ _ਖਗਪਤਿ _(ਗਰੁੜ) ਅਸਤ _ਛਡਿਆ, (ਉਸ ਨੇ) ਤੁਰਤ ਸੱਪਾਂ ਨੂੰ ਖਾ 
ਦਲਿਆ।੨੫੯। 

(ਤਦ) ਦੈੱਤਾਂ ਨੇ _ਬਿਛੂ _ਅਸਤੁ ਨੂੰ ਚਲਾਇਆ, ਜਿਸ ਤੋਂ ਬਹੁਤ ਬਿਛੂ ਪੈਂਦਾ ਹੋ _ਗਏ। 
ਤਦ ਅਸਿਧੁਜ (ਮਹਾ ਕਾਲ) ਨੇ _ਲਸ਼ਟਿਕਾ ਅਸਤ੍ਰ _ਛਡਿਆ, (ਜਸ _ਨਾਲ) ਸਾਰਿਆਂ ਬਿਛੂਆਂ 
(ਅਠੂਹਿਆਂ) ਦੇ ਡੰਗ ਤੋੜ ਸੁਟੇ।੨੬0। 

ਦੈਂਤਾਂ ਨੇ ਇਸ ਤਰ੍ਹਾਂ ਦੇ ਅਸਤੁ _ਸ਼ਸਤੁ ਚਲਾਏ, ਪਰ ਖੜਗ _ਕੇਤੁ (ਮਹਾ _ਕਾਲ) ਉਤੇ 
(ਉਨ੍ਹਾਂ ਦਾ) ਕੁਝ ਵੀ ਵਸ ਨ ਚਲਿਆ। ਅਜਤ੍ਰਾਂ ਨਾਲ ਬਹੁਤ ਅਸਤ ਆ ਕੇ ਵਜੇ, ਜਿਸ ਨੂੰ 
ਲਗੇ, _ਉਸੇ ਵਿਚ ਲੀਨ ਹੋ __ਗਏ।੨੬੧। 

(ਜਦ ਦੈਂਤਾਂ ਨੇ) ਲੀਨ ਹੋਏ ਅਸਤ੍ਰਾਂ ਨੂੰ ਵੇਖਿਆ, (ਤਦ) ਦੈਂਤ “ਹਾਇ ਹਾਇ” ਕਰ 
ਪੁਕਾਰਨ _ਲਗੇ। ਮਹਾ ਮੂਰਖਾਂ ਨੇ ਗੁੱਸੇ ਵਿਚ ਆ ਕੇ ਅਸਿਧੁਜ ਨਾਲ ਫਿਰ ਲੜਾਈ ਸ਼ੁਰੂ 
ਦਿੱਤੀ।੨੬੨। 
ਇਸਤਰੀਆਂ ਨੇ _ਵੇਖਿਆ। _ਉਹ _ਅਸਿਧੁਜ ਨੂੰ _'ਧੰਨ _ਧੰਨ` ਕਹਿਣ ਲਗੀਆਂ ਅਤੇ ਦੈਂਤਾਂ ਨੂੰ 
ਵੇਖ ਕੇ ਚੁਪ ਹੋ ਰਹੀਆਂ।੨੬੩। 
ਭਾਲੰਨ ਛੰਦ 

ਬਹੁਤ ਰੋਹ ਵਿਚ ਆ ਕੇ ਹਠੀ ਸੂਰਮੇ ਫਿਰ ਗਜਣ ਲਗ _ਗਏ ਅਤੇ ਚੌਹਾਂ ਪਾਸਿਆਂ 
ਤੋਂ ਭਿਆਨਕ ਵਾਜੇ _ਵਜਣ _ਲਗੇ। ਪ੍ਰਣੋ (ਛੋਟਾ ਢੋਲ), ਸੰਖ, ਭੇਰੀਆਂ ਅਤੇ ਢੋਲ _ਇਸ ਤਰ੍ਹਾਂ 
ਵਜੇ ਜਿਸ ਤਰ੍ਹਾਂ _ਪਰਲੋ ਕਾਲ _ਦੀ ਰਾਤ ਵੇਲੇ _(ਵਜਣਗੇ)।੨੬੪। 

ਦੈਂਤਾਂ ਦੇ ਸੰਖ ਅਤੇ _ਭੇਰੀਆਂ ਇਸ ਤਰ੍ਹਾਂ ਵਜ ਰਹੀਆਂ ਸਨ ਜਿਵੇਂ ਉਹ ਦੈੱਤ-ਬਿਰਤੀ 
ਦੀ ਕਰਨੀ ਦਸ ਰਹੀਆਂ _ਹੋਣ। _ਕਿਤੇ ਬਾਂਕੇ ਸੂਰਮੇ ਵਾਜੇ ਵਜਾ ਕੇ ਮਾਨੋ ਆਪਣੇ ਚਿਤ ਦੇ 


< 


ਕ੍ਰੋਧ ਨੂੰ ਬੋਲ ਕੇ ਸੁਣਾ ਰਹੇ _ਹੋਣ।੨੬੫। 

ਕਿਤਨੇ ਸੂਰਮੇ ਬਜ੍ਹਾਂ _(ਬਾਣਾਂ) ਨਾਲ _ਪਰੇ _ਧਕ _ਦਿੱਤੇ _ਸਨ। (ਉਨ੍ਹਾਂ ਦੇ) ਲਹੂ _ਨਾਲ 
ਲਿਬੜੇ ਹੋਏ ਬਸਤੁ ਇੰਜ ਲਗਦੇ ਸਨ ਮਾਨੋ ਹੋਲੀ ਖੇਡੇ ਹੋਣ। ਕਿਤਨੇ ਦੁਸਟ ਮਰੋੜੇ ਖਾ ਕੇ 
ਮਰ ਗਏ _ਸਨ। (ਇੰਜ ਪੁਤੀਤ ਹੁੰਦਾ ਸੀ ਮਾਨੋ) ਮਲੰਗ _ਧਤੂਰਾ ਖਾ ਕੇ ਸੌਂ ਗਏ _ਹੋਣ।੨੬੬। 

ਕਿਤੇ ਟੋਟੇ ਟੋਟੇ ਹੋਏ ਸੂਰਮੇ ਰਣ-ਖੇਤਰ ਵਿਚ ਪਏ ਸਨ, ਮਾਨੋ ਮਲੰਗ ਭੰਗ ਖਾ ਕੇ 
ਸੁਤੇ ਪਏ ਹੋਣ। ਉਹ ਕਟੇ ਹੋਏ ਅੰਗਾਂ ਨਾਲ ਬਸਤ੍ਰਾਂ ਵਿਚ (ਇਸ ਤਰ੍ਹਾਂ) ਲਿਪਟੇ ਪਏ ਸਨ, 
ਮਾਨੋ _ਜੁਮੇ (ਸ਼ੁਕਰਵਾਰ) ਵਾਲੇ ਦਿਨ ਦੀ ਨਮਾਜ਼ ਵੇਲੇ ਗੋਂਸ (ਫ਼ਕੀਰ ਵਿਸ਼ੇਸ਼) ਅੰਗ ਖਿਲਾਰ 
ਕੇ ਲੇਟੇ ਪਏ _ਹੋਣ।੨੬੭। 

ਕਿਤੇ _ਡਾਕਣੀਆਂ _ਅਤੇ _ਗਿੱਧਾਂ _('ਝਾਕਨੀ”) ਹੁੰਕਾਰ ਰਹੀਆਂ _ਸਨ। _ਕਿਤੇ ਉੱਚੇ _ਭਾਰੀ 
ਨਾਦ ਉਠ ਰਹੇ ਸਨ ਅਤੇ ਕਿਤੇ ਚੀਖ਼ਾਂ ਦੀ ਆਵਾਜ਼ ਹੋ _ ਰਹੀ _ਸੀ। ਕਿਤੇ ਯੁੱਧ-ਭੂਮੀ ਵਿਚ 
ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਡਿਗ ਰਹੇ _ਸਨ। (ਇੰਜ ਲਗਦੇ ਸਨ) ਮਾਨੋ ਨਮਾਜ਼ 
(ਪੜ੍ਹਨ ਲਈ) _ਕਾਬੇ _ਵਿਚ ਕਾਜ਼ੀ _ਝੁਕੇ _ਹੋਣ।੨੬੮। 


੬੫੨ 


ਸੀ _ਦਸਮ-ਗ੍ੂੰਥ _ਸਾਹਿਬ 


ਹਠੀ _ਬਧਿ ਗੋਪਾ ਗੁਲਿਤ੍ਰਾਣ ਬਾਕੇ। ਚਲੇ ਕੋਪ ਕੈ ਕੈ _ਹਠੀਲੇ _ਨਿਸਾਕੇ। 
ਕਹੂੰ ਚਰਮ _ਬਰਮੈ ਗਿਰੇ ਮਰਮ ਛੇਦੇ। ਕਹੂੰ ਮਾਸ ਕੇ ਗਿਧ ਲੈ ਗੇ ਲਬੇਦੇ। ੨੬੯। 


ਕਹੂੰ ਬੀਰ ਬਾਜੀ ਬਜੰਤ੍ਰੀ ਝਰੇ ਹੈ। ਕਹੂੰ ਖੰਡ ਖੰਡ ਹ੍ਹੈ ਸਿਪਾਹੀ ਮਰੇ ਹੈ। 
ਕਹੂੰ ਮਤ ਦੰਤੀ ਪਰੇ ਹੈ ਪ੍ਰਹਾਰੇ। ਗਿਰੇ_ਭੂਮਿ ਪਬੈ ਮਨੋ ਬਦੂ _ਮਾਰੇ। ੨੭0। 


ਮਾਵੰਯਾ 
ਕਾਢਿ ਕ੍ਰਿਪਾਨ ਜਬੈ _ਗਰਜਿਯੋ __ਲਖਿ ਦੇਵ _ਅਦੇਵ ਸਭੇ ਡਰ _ਪਾਨੇ। 
ਆਨਿ ਪੂਲੈ ਦਿਨ ਸੋ ਪੁਗਟ੍ਯੋ ਸਿਤ ਸਾਇਕ ਲੈ _ਅਸਿਕੇਤੁ _ਰਿਸਾਨੇ। 
ਫੂਕ ਭਏ ਮੁਖ ਸੂਖਿ ਗਈ ਥੁਕਿ ਜੋਰਿ ਹਥਿਯਾਰ ਕਰੋਰਿ ਪਰਾਨੇ। 
ਮਾਨਹੁ _ਸਾਵਨ ਕੇ ਬਦਰਾ ਸੁਨਿ _ਮਾਰੁਤਿ ਕੀ _ਘਹਰੈ _ਭਹਰਾਨੇ। _੨੭੧। 


ਡਾਕਿ ਅਚੈ ਕਹੂੰ `ਸ੍ਰੋਨ ਡਕਾਡਕ ਪ੍ਰਤ _ਪਿਸਾਚ ਕਹੂੰ _ਕਿਲਕਾਰੈ। 
ਬਾਜਤ ਹੈ ਕਹੂੰ _ਡੌਰੂ ਡਮਾਡਮ ਭੈਰਵ ਭੂਤ ਕਹੂੰ _ਭਭਕਾਰੈ। 

ਜੰਗ _ਮ੍ਿਦੰਗ ਉਪੰਗ _ਬਜੈ ਕਹੂੰ _ਭੀਖਨ ਸੀ ਰਨ _ਭੇਰਿ ਭਕਾਰੈ। 

ਆਨਿ ਅਰੈ ਕਹੂੰ ਬੀਰ _ਚਟਾਪਟ ਕੋਪਿ ਕਟਾਕਟ ਘਾਇ ਪ੍ਰਹਾਰੈ। ੨੭੨। 


ਐਸੀ ਬਿਲੋਕਿ ਕੈ ਮਾਰਿ ਮਚੀ ਭਟ ਕੋਪ ਭਰੇ ਅਰਿ ਓਰ ਚਹੈ। 
ਬਰਛੇ ਅਰੁ _ਬਾਨ ਕਮਾਨ ਕ੍ਰਿਪਾਨ ਗਦਾ ਬਰਛੀ _ਤਿਰਸੂਲ _ਗਹੈ। 
ਅਰਿ ਧੈ ਅਰਰਾਇ ਕੈ ਘਾਇ ਕਰੈ ਨ ਟਰੈ ਬਹੁ ਤੀਰ ਸਰੀਰ ਸਹੈ। 
ਪੁਰਜੇ ਪੁਰਜੇ ਤਨ ਤੇ ਰਨ ਮੈ ਦੁਖ ਤੇ ਤਨ ਮੈ ਮੁਖ ਤੇ ਨ ਕਹੈ। ੨੭੩। 


%/ੜਲ਼ 
ਪੀਸ _ਪੀਸ _ਕਰਿ ਦਾਤ _ਦੁਬਹਿਯਾ _ਧਾਵਹੀ। 
ਬਜੂ ਬਾਨ _ਬਿਛੂਅਨ ਕੇ _ਬਿਸਿਖ _ਲਗਾਵਹੀ। 
ਟੂਕ ਟੂਕ ਹੈ ਮਰਤ ਨ ਪਗੂ ਪਾਛੇ ਟਰੈ। 
ਹੋ _ਚਟਪਟ ਆਨਿ _ਬਰੰਗਨਿ _ਤਿਨ _ਪੁਰਖਨ _ਬਰੈ। _੨੭੪। 


ਚਾਬਿ ਚਾਬਿ ਕਰਿ ਓਠ ਦੁਬਹਿਯਾ ਰਿਸਿ ਭਰੇ। 
ਟੂਕ ਟੂਕ ਹੂੈ ਗਿਰੇ ਨ ਪਗੁ ਪਾਛੇ ਪਰੇ। 

ਜੂਝਿ ਜੂਝਿ ਰਨ ਗਿਰਤ _ਸੁਭਟ _ਸਮੁਹਾਇ ਕੈ। 

ਹੋ ਬਸੇ ਸੂਰਗ ਮੋ ਜਾਇ ਪਰਮ ਸੁਖ ਪਾਇ ਕੈ। ੨੭੫। 


੭ਵੀਯਾ 
ਕੋਪ ਘਨਾ ਕਰਿ ਕੈ _ਅਸੁਰਾਰਦਨ ਕਾਢਿ _ਕ੍ਰਿਪਾਨਨ ਕੌ ਰਨ ਧਾਏ। 
ਹਾਕਿ ਹਥਿਯਾਰਨ ਲੈ ਉਮਡੇ ਰਨ ਕੌ ਤਜਿ ਕੈ ਪਗੁ ਦੈ ਨ ਪਰਾਏ। 


ਚਰਿਤ੍ਰ ਪਾਖਿਆਨ ੬੫੩ 


ਹਠੀ ਬਾਂਕੇ ਯੋਧੇ ਉਂਗਲਾਂ _ਉਤੇ _ਗੋਪੇ ਅਤੇ _ਗੁਲਿਤ੍ਰਾਣ (ਲੋਹੇ ਦੇ _ਦਸਤਾਨੇ) ਬੰਨ੍ਹ ਕੇ 
ਅਤੇ ਨਿਡਰ _('ਨਿਸਾਕੇ”) ਹਠੀਲੇ ਕ੍ਰੋਧਵਾਨ ਹੋ ਕੇ ਚਲ ਪਏ _ਸਨ। ਕਿਤੇ _ਢਾਲਾਂ ਅਤੇ ਕਵਚ 
ਵਿੰਨ੍ਹੋ ਹੋਏ _ਡਿਗੇ ਪਏ ਸਨ ਅਤੇ ਕਿਤੇ ਗਿੱਧਾਂ ਮਾਸ ਦੀਆਂ _ਬੋਟੀਆਂ ਲੈ ਜਾ _ਰਹੀਆਂ 
ਹਨ।੨੬੯। 

ਕਿਤੇ ਸੂਰਮੇ, ਘੋੜੇ, _ਨਗਾਰਚੀ _ਡਿਗੇ ਪਏ ਸਨ ਅਤੇ ਕਿਤੇ ਟੋਟੇ ਟੋਟੇ ਹੋਏ ਸਿਪਾਹੀ 
ਮਰੇ ਪਏ _ਸਨ। _ਕਿਤੇ ਮਸਤ ਹਾਥੀ ਮਾਰੇ ਪਏ _ਸਨ। (ਇੰਜ ਦਿਸਦੇ ਸਨ) ਮਾਨੋ (ਇੰਦਰ) 
ਦੁਆਰਾ _ਬਜੂ _ਨਾਲ ਤੋੜੇ ਹੋਏ ਪਹਾੜ _ਹੋਣ।੨੭0। 


(ਮਹਾ ਕਾਲ ਹੱਥ ਵਿਚ) ਕ੍ਰਿਪਾਨ ਲੈ ਕੇ ਗਜਿਆ (ਤਾਂ ਉਸ ਨੂੰ) ਵੇਖ 
ਸਾਰੇ ਡਰ _ਗਏ। _ਅਸਿਕੇਤੁ (ਮਹਾ ਕਾਲ) _ਲਿਸ਼ਕਦੀ ਹੋਈ ਕਮਾਨ ਲੈ 
ਪਰਲੋ ਵਾਲੇ _ਦਿਨ ਵਾਂਗ _ਪੁਗਟ ਹੋ__ਗਏ। (ਸਾਰਿਆਂ ਦੇ) ਦੇ ਮੁਖ 
ਬੁਕ ਅਤੇ ਹਥਿਆਰ ਲੈ ਕੇ ਕਰੋੜਾਂ (ਇਸ ਤਰ੍ਹਾਂ) 
ਗੂੰਜ ਸੁਣ ਕੇ ਡਰਦੇ ਹੋਏ (ਉਡ _ਗਏ)।੨੭੧। 
ਲਹੂ 


# 8 % ਹੈ 


ਡਮਾਡਮ _ਕਰਦੇ ਵਜ ਰਹੇ ਸਨ ਅਤੇ 
ਅਤੇ ਭੂਤ _ਭਭਕਾਂ ਮਾਰ ਰਹੇ ਸਨ। ਕਿਤੇ ਸੰਖ _('ਜੰਗ”), ਮ੍ਰਿਦੰਗ, ਉਪੰਗ ਵਜ ਰਹੇ 
ਕਿਤੇ ਯੁੱਧ ਵਿਚ ਭੇਰੀਆਂ ਵਿਚੋਂ _ਭੈੱ ਭੈ ਦੀ ਭਿਆਨਕ (ਆਵਾਜ਼ ਆ ਰਹੀ ਸੀ)। 
ਝਟਪਟ ਆ ਕੇ ਅੜ ਗਏ ਸਨ ਅਤੇ ਕ੍ਰੋਧ ਨਾਲ ਕਟਾਕਟ ਵਾਰ ਕਰ ਕੇ ਜ਼ਖ਼ਮ 
ਸਨ।੨੭੨। 

ਅਜਿਹਾ ਭਿਆਨਕ ਯੁੱਧ ਮਚਿਆ ਵੇਖ ਕੇ ਵੈਰੀ ਪੌਖ ਦੇ ਸੂਰਮੇ ਕ੍ਰੋਧ ਨਾਲ ਭਰੇ 
ਬਰਛੇ, _ਬਾਣ, _ਕਮਾਨ, ਕ੍ਰਿਪਾਨ, ਗਦਾ, _ਬਰਛੀ ਤ੍ਰਿਸ਼ੂਲ ਪਕੜ _ਕੇ 
ਘਾਓ ਕਰਦੇ ਸਨ ਅਤੇ ਬਹੁਤ ਸਾਰੇ ਤੀਰਾਂ ਦੀ ਬੋਛਾੜ ਸਹਿ ਕੇ ਨਹੀਂ 
(ਉਨ੍ਹਾਂ ਦੇ) ਸ਼ਰੀਰ ਰਣ-ਭੂਮੀ ਵਿਚ ਟੋਟੇ ਟੋਟੇ ਹੋਕੇ (ਡਿਗ ਰਹੇ ਸਨ ਪਰ ਆਪਣੇ) ਦੁਖ 


੯੨ 


ਮੂੰਹ ਤੋਂ ਪ੍ਰਗਟ ਨਹੀਂ _ਕਰਦੇ _ਸਨ।੨੭੩। 


3 %% 8, ਕੋ: %'%' 


0੨੧੨ 


ਕਰਦੇ ਸਨ ਅਤੇ ਬਜੂ ਬਾਣ, ਬਿਛੂਏ, ਤੀਰ ਮਾਰਦੇ ਸਨ। ਟੋਟੇ ਟੋਟੇ ਹੋਕੇ ਮਰ ਰਹੇ ਸਨ ਪਰ 
ਕਦਮ _ਪਿਛੇ _ਨਹੀਂ ਹਟਾ ਰਹੇ _ਸਨ। ਉਨ੍ਹਾਂ ਪੁਰਸ਼ਾਂ ਨੂੰ _ਝਟਪਟ _ਅਪੰਛਰਾਵਾਂ ਆ ਕੇ ਵਰ 
ਰਹੀਆਂ ਸਨ।੨੭੪। 


ਹੋਠਾਂ ਨੂੰ ਚਬ ਚਬ ਕੇ ਰੋਹ ਨਾਲ ਭਰੇ ਹੋਏ ਦੁਬਹੀਏ (ਯੋਧੇ) ਟੋਟੇ ਟੋਟੇ ਹੋ ਕੇ ਡਿਗਦੇ 
ਸਨ, ਪਰ (ਉਨ੍ਹਾਂ ਦੇ) ਪੈਰ ਪਿਛੇ ਨਹੀਂ ਪੈਂਦੇ ਸਨ। ਰਣ ਵਿਚ ਸਾਹਮਣੇ ਆ ਕੇ ਯੋਧੇ ਜੂਝ 
ਜੂਝ _ਕੇ ਡਿਗਦੇ ਸਨ ਅਤੇ _ਬਹੁਤ ਸੁਖ ਪ੍ਰਾਪਤ ਕਰਦੇ ਹੋਇਆਂ ਸਵਰਗ _ਵਿਚ ਜਾ _ਵਸਦੇ 
ਸਨ।੨੭੫। 
ਮਾਵੰਯਾ 

ਦੇਵਤਿਆਂ (ਵਿਸ਼ੇਸ਼ ਇਥੇ 'ਦੈੱਤ” ਚਾਹੀਦਾ ਹੈ) ਨੇ ਬਹੁਤ ਕ੍ਰੋਧ ਕਰ ਕੇ ਕ੍ਰਿਪਾਨਾਂ ਕਢ 
ਰਣ 


ਲਈਆਂ ਅਤੇ _ਰਣ-ਭਮੀ ਵਲ ਭਜ _ਚਲੇ। _ਲਲਕਾਰਾ ਮਾਰ ਕੇ ਅਤੇ ਹਥਿਆਰ ਲੈ ਕੇ 


ਸੀ _ਦਸਮ-ਗ੍ਰੰਥ _ਸਾਹਿਬ 


ਮਾਰ ਹੀ ਮਾਰਿ ਪੁਕਾਰਿ ਹਠੀ ਘਨ ਜ੍ਯੋ _ਗਰਜੇ ਨ ਕਛੂ ਡਰ ਪਾਏ। 


ਮਾਨਹੁ ਸਾਵਨ ਕੀ _ਰਿਤੁ ਮੈ ਘਨ ਬੂੰਦਨ ਜ੍ ਯੋ ਸਰ ਤ੍ਯੋ _ਬਰਖਾਏ। _੨੭੬। 


ਭਾਰੀ ਪੁਤਾਪ ਭਰੇ ਮਨ ਮੈ ਭਟ ਧਾਇ ਪਰੇ ਬਿਬਿਧਾਯੁਧ ਲੀਨੇ। 
ਕੌਚ ਕ੍ਰਿਪਾਨ _ਕਸੇ ਸਭ ਸਾਜਨ _ਓਠਨ _ਚਾਬਿ _ਬਡੀ _ਰਿਸਿ ਕੀਨੇ। 
ਆਛੇ ਕੁਲਾਨ ਬਿਖੈ ਉਪਜੇ ਸਭ ਕੌਨਹੂੰ _ਬਾਤ ਬਿਖੈ ਨਹਿ _ਹੀਨੇ। 
ਜੂਝਿ ਗਿਰੇ ਖੜਗਾਧੁਜ ਸੋ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ। ੨੭੮। 


ਚੱਪਣਾ 
ਇਹ ਬਿਧਿ ਕੋਪ ਕਾਲ ਜਬ ਭਰਾ। ਦੁਸਟਨ ਕੋ ਛਿਨ ਮੈ ਬਧੁ ਕਰਾ। 
ਆਪੁ ਹਾਥ ਦੈ ਸਾਧ ਉਬਾਰੇ। _ਸਤੂ ਅਨੇਕ ਛਿਨਕ ਮੋ _ਟਾਰੇ। ੨੭੯। 


ਅਸਿਧੁਜ ਜੂ ਕੋਪਾ ਜਬ ਹੀ ਰਨ। _ਮਾਰਤ ਭਯੋ _ਸਤੂਗਨ _ਚੁਨਿ ਚੁਨਿ। 


ਸਭ _ਸਿਵਕਨ ਕਹ _ਲਿਓ _ਉਬਾਰਾ। _ਦੁਸਟ ਗਠਨ _ਕੋ__ਕਰਾ ਪੁਹਾਰਾ। ੨੮0। 


ਇਹ ਬਿਧਿ ਹਨੇ ਦੁਸਟ ਜਬ _ਕਾਲਾ। _ਗਿਰਿ _ਗਿਰਿ ਪਰੇ _ਧਰਨਿ _ਬਿਕਰਾਲਾ। 
ਨਿਜ _ਹਾਥਨ ਦੈ ਸੰਤ ਉਬਾਰੇ। ਸਤੁ _ਅਨੇਕ _ਤਨਿਕ ਮਹਿ _ਮਾਰੇ। ੨੮੧। 


ਦਾਨਵ ਅਮਿਤ ਕੋਪ ਕਰਿ ਢੂਕੇ। _ਮਾਰਹਿ ਮਾਰਿ ਦਸੋ ਦਿਸਿ ਕੂਕੇ। 
ਬਹੁਰਿ ਕਾਲ ਕੁਪਿ ਖੜਗ _ਸੰਭਾਰਾ। ਸਤੁ _ਸੈਨ ਪਲ ਬੀਚ _ਪ੍ਰਹਾਰਾ। ੨੮੨। 


ਬਹੁਰਿ ਕੋਪ ਕਰਿ ਦੁਸਟ ਅਪਾਰਾ। ਮਹਾ ਕਾਲ ਕੌ __ਚਹਤ _ਸੰਘਾਰਾ। 


ਜਿਮਿ ਗਗਨਹਿ ਕੋਈ ਬਾਨ _ਚਲਾਵੈ। ਤਾਹਿ ਨ ਲਗੇ ਤਿਸੀ ਪਰ ਆਵੈ। ੨੮੩। 


ਭਾਤਿ _ਭਾਤਿ _ਬਾਦਿਤ੍ਰ _ਬਜਾਇ। ਦਾਨਵ ਨਿਕਟ ਪਹੂਚੇ _ਆਇ। 
ਮਹਾ ਕਾਲ ਤਬ _ਬਿਰਦ _ਸੰਭਾਰੋ। ਸੰਤ _ਉਬਾਰਿ _ਦੋਖਿਯਨ ਮਾਰੋ। ੨੮੪। 


ਖੰਡ ਖੰਡ ਕਰਿ ਦਾਨਵ ਮਾਰੇ। ਤਿਲ ਤਿਲ ਪ੍ਰਾਇ ਸਕਲ ਕਰਿ ਡਾਰੇ। 


ਪਾਵਕਾਸਤੁ _ਕਲਿ ਬਹੁਰਿ _ਚਲਾਯੋ। _ਸੈਨ ਅਸੁਰ ਕੋ ਸਗਲ _ਗਿਰਾਯੋ। _੨੮੫। 


ਚਰਿਤ੍ਰ ਪਾਖਿਆਨ ੬੫੫ 


ਵਲ ਉਮਡ ਪਏ ਅਤੇ ਛਡ ਕੇ ਦੋ ਕਦਮ ਵੀ ਪਿਛੇ ਨਹੀਂ ਹਟੇ। ਉਹ _ਹਠੀਲੇ ਨਿਡਰ ਹੋ_ ਕੇ 
ਮਾਰੋ ਮਾਰੋ _ਪੁਕਾਰਦੇ ਸਨ ਜਿਵੇਂ ਬਦਲ ਗਜ ਰਹੇ _ਸਨ। (ਇੰਜ ਪੁਤੀਤ _ ਹੁੰਦਾ ਸੀ) ਮਾਨੋ 
ਸਾਵਣ ਦੀ ਰੁਤ ਵਿਚ _ਬਦਲਾਂ ਤੋ ਬੂੰਦਾਂ ਡਿਗਣ ਵਾਂਗ _ਬਾਣਾਂ ਦੀ _ਬਰਖਾ ਕਰ _ਰਹੇ 
ਹੌਣ।੨੭੬। 

ਧੂਲ, ਜਟਾਯੂ ਆਦਿ ਸਾਰੇ ਸੂਰਮੇ ਹਥਿਆਰ ਲੈ ਕੇ ਉਮਡ _ਪਏ। ਉਨ੍ਹਾਂ ਮਹਾਨ ਹਠੀਆਂ 
ਨੇ ਬਹੁਤ ਗੁੱਸਾ ਵਧਾ ਕੇ ਹੱਥ ਵਿਚ ਬਾਣ ਅਤੇ ਕ੍ਰਿਪਾਨਾਂ ਲੈ ਲਈਆਂ। ਚੌਹਾਂ ਪਾਸਿਆਂ ਤੋਂ 
ਵੱਡੇ ਯੋਧੇ ਅਖਾਂ ਨਾਲ ਘੂਰਦੇ ਹੋਏ _ਚਾਓ ਨਾਲ ਚੜ੍ਹ _ਪਏ ਅਤੇ ਆ ਕੇ ਖੜਗਾਧੁਜ (ਮਹਾ 
ਕਾਲ) ਨਾਲ ਆਣ ਲੜੇ ਅਤੇ ਯੁੱਧ-ਭਮੀ ਤੋਂ ਬੇਮੁਖ ਹੋ ਕੇ ਦੋ ਕਦਮ ਵੀ ਨ ਤੁਰੇ (ਅਰਥਾਤ/ 
ਪਿਛੇ ਨ _ਹਟੇ)।੨੭੭। ਰਹ 

ਮਨ ਵਿਚ ਬਹੁਤ ਤੇਜ ਭਰ ਕੇ ਸੂਰਮੇ ਵਖ ਵਖ ਤਰ੍ਹਾਂ ਦੇ ਸ਼ਸਤੁ ਲੈ ਕੇ ਟੁੱਟ ਕੇ ਪੈ 
ਗਏ। ਕਵਚ, ਕ੍ਰਿਪਾਨ ਆਦਿ ਸਾਰੇ ਸਾਜ ਸਜਾ ਕੇ ਅਤੇ ਬਹੁਤ ਕ੍ਰੋਧ ਕਰ ਕੇ ਹੋਠਾਂ ਨੂੰ ਚਬਦੇ 
ਹੋਏ ਚੜ੍ਹ _ਪਏ। _ਸਾਰੇ ਹੀ ਚੰਗੀਆਂ _ਕੁਲਾਂ ਵਿਚ ਉਪਜੇ ਸਨ ਅਤੇ ਕਿਸੇ ਗੱਲ ਵਿਚ ਵੀ 
ਹੀਣੇ ਨਹੀਂ _ਸਨ। _ਉਹ _ਖੜਗਾਧੁਜ (ਮਹਾ ਕਾਲ) ਨਾਲ _ਲੜ ਕੇ _ਡਿਗ ਪਏ ਸਨ ਅਤੇ 
ਉਨ੍ਹਾਂ ਦੇ ਸਾਰੇ ਅੰਗ _ਲਹੂ _ਨਾਲ _ਭਿਜ _ਗਏ _ਸਨ।੨੭੮। 
ਚੱਪਣਾ 
ਇਸ ਤਰ੍ਹਾਂ ਜਦ ਕਾਲ ਕ੍ਰੋਧ ਨਾਲ ਭਰ ਗਿਆ, (ਤਾਂ ਉਸ ਨੇ) ਛਿਣ ਵਿਚ ਦੁਸ਼ਟਾਂ 
ਮਾਰ ਦਿੱਤਾ। ਉਸ ਨੇ ਆਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ ਅਤੇ ਅਨੇਕਾਂ ਵੈਰੀਆਂ 
ਵਿਚ ਮਾਰ _ਦਿੱਤਾ।੨੭੯। 
ਜਿਸ ਵੇਲੇ _ਅਸਿਧੁਜ (ਮਹਾ _ਕਾਲ) ਰਣ ਵਿਚ ਕ੍ਰੋਧਿਤ ਹੋਇਆ (ਤਦ) ਉਸ 
ਨੂੰ ਚੁਣ ਚੁਣ ਕੇ ਮਾਰ ਦਿੱਤਾ। ਸਾਰਿਆਂ ਸੇਵਕਾਂ ਨੂੰ ਬਚਾ ਲਿਆ ਅਤੇ ਦੁਸ਼ਟਾਂ ਦੇ 


0੨੧੨ 2੧੨ 


27 


ਸਮੂਹ ਉਤੇ _ਪ੍ਰਹਾਰ _ਕੀਤਾ।੨੮0। 

ਜਦ ਕਾਲ ਨੇ ਇਸ ਤਰ੍ਹਾਂ ਦੁਸ਼ਟ ਮਾਰ ਦਿੱਤੇ, (ਤਦ) ਭਿਆਨਕ (ਦੈਂਤ) ਧਰਤੀ ਉਤੇ 
ਵਿਚ ਮਾਰ ਮੁਕਾਇਆ।੨੮੧। 

ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ ਆ ਢੁਕੇ ਅਤੇ ਦਸਾਂ ਦਿਸ਼ਾਵਾਂ ਤੋਂ _'ਮਾਰੋ ਮਾਰੋ” ਕੂਕਣ 
ਲਗੇ। _ਕਾਲ ਨੇ ਕ੍ਰੋਧਵਾਨ ਹੋਕੇ ਫਿਰ ਖੜਗ ਸੰਭਾਲ ਲਈ ਅਤੇ ਪਲ ਵਿਚ ਹੀ ਵੈਰੀ ਦੀ 
ਸੈਨਾ ਉਤੇ ਵਾਰ _ਕੀਤਾ।੨੮੨। 

ਅਪਾਰ ਦੁਸ਼ਟ ਕ੍ਰੋਧ ਕਰ ਕੇ ਫਿਰ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ। ਜਿਵੇਂ ਕੋਈ 
ਆਕਾਸ਼ ਵਲ _ਤੀਰ ਚਲਾਉਂਦਾ ਹੈ, (ਉਹ) ਆਕਾਸ਼ ਨੂੰ ਨਹੀਂ ਲਗਦਾ, ਸਗੋਂ _ਉਸ (ਚਲਾਉਣ 
ਵਾਲੇ) ਨੂੰ ਹੀ ਆ ਲਗਦਾ _ਹੈ।੨੮੩। 

ਦੈਂਤਾਂ ਨੇ ਭਾਂਤ ਭਾਂਤ ਦੇ ਵਾਜੇ ਵਜਾਏ ਅਤੇ (ਮਹਾ ਕਾਲ ਦੇ) ਨੇੜੇ ਆ ਪਹੁੰਚੇ। ਮਹਾ 
ਕਾਲ ਨੇ ਤਦ ਆਪਣੇ ਕਰਤੱਵ ਨੂੰ _ਸੈਭਾਲਿਆ (ਪਾਲਿਆ) ਅਤੇ ਦੁਸ਼ਟਾਂ ਨੂੰ ਮਾਰ ਕੇ ਸੰਤਾਂ 
ਨੂੰ ਬਚਾਇਆ।੨੮੪। 

(ਉਸ ਨੇ) ਟੋਟੇ ਟੋਟੇ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ ਅਤੇ ਸਾਰਿਆਂ ਨੂੰ ਤਿਲ ਤਿਲ ਦੇ 
ਬਰਾਬਰ _(ਪ੍ਰਾਇ) ਕਰ _ਦਿੱਤਾ। ਕਲਿ (ਕਾਲ) ਨੇ ਫਿਰ ਅਗਨੀ ਅਸਤ ਚਲਾਇਆ ਅਤੇ 
ਦੈਂਤਾਂ ਦੀ ਸਾਰੀ ਸੈਨਾ ਨੂੰ ਡਿਗਾ ਦਿੱਤਾ।੨੮੫। 


੬੫੬ ਸੀ _ਦਸਮ-ਗ੍ਰੰਥ _ਸਾਹਿਬ 


ਬਰੁਣਾਸਤੁ _ਦਾਨਵ ਤਬ _ਛੋਰਾ। ਜਾ ਤੇ ਪਾਵਕਾਸਤ੍ਰ _ਕਹ ਮੋਰਾ। 
ਬਾਸ੍ਰਾਸਤੂ ਤਬ _ਕਾਲ _ਚਲਾਯੋ। ਇੰਦੂ ਪ੍ਰਤਛ ਹ੍ਹੈ ਜੁਧ _ਮਚਾਯੋ। _੨੮੬। 


ਦਾਨਵ _ਨਿਰਖਿ _ਠਾਢ ਰਨ _ਬਾਸਵ। _ਪੀਵਤ _ਭਯੋ ਕੂਪ ਦੈ _ਆਸਵ। 
ਕਰਿ ਕੈ ਕੋਪ ਅਤੁਲ ਅਸ _ਗਰਜਾ। ਭੂੰਮਿ ਅਕਾਸ ਸਬਦ _ਸੁਨਿ _ਲਰਜਾ। ੨੮੭। 


ਅਮਿਤ _ਬਾਸਵਹਿ ਬਾਨ _ਪੁਹਾਰੇ। _ਬਰਮ _ਚਰਮ _ਸਭ _ਭੇਦਿ _ਪਧਾਰੇ। 
ਜਨੁਕ _ਨਾਗ _ਬਾਂਬੀ ਧਸਿ _ਗਏ। _ਭੂਤਲ ਭੇਦਿ ਪਤਾਰ _ਸਿਧਏ। _੨੮੮। 


ਅਮਿਤ ਰੋਸ _ਬਾਸਵ ਤਬ _ਕਿਯਾ। _ਧਨੁਖ _ਬਾਨ ਕਰ ਭੀਤਰ _ਲਿਯਾ। 
ਅਮਿਤ ਕੋਪ ਕਰਿ _ਬਿਸਿਖ ਪੁਹਾਰੇ। ਫੋਰਿ ਦਾਨਵਨ ਪਾਰ ਪਧਾਰੇ। ੨੮੯। 


ਦਾਨਵ ਅਧਿਕ ਰੋਸ ਕਰਿ _ਧਾਏ। ਦੇਵ ਪੂਜ ਰਨ ਮਾਝ _ਭਜਾਏ। 
ਭਜਤ ਦੇਵ ਨਿਰਖੇ ਕਲਿ ਜਬ _ਹੀ। ਸਸਤ੍ _ਅਸਤੁ ਛੋਰੇ ਰਨ ਤਬ ਹੀ। ੨੯॥। 


ਬਾਨਨ _ਕੀ ਬਰਖਾ _ਕਲਿ _ਕਰੀ। _ਲਾਗਤ _ਸੈਨ _ਦਾਨਵੀ _ਜਰੀ। 
ਸਤੁ ਅਨੇਕ _ਨਿਧਨ ਕਹ _ਗਏ। ਬਹੁਰਿ ਉਪਜਿ _ਬਹੁ _ਠਾਢੇ ਭਏ। ੨੯੧। 


ਬਹੁਰਿ ਕਾਲ ਕੁਪਿ ਬਾਨ ਪ੍ਰਹਾਰੇ। ਬੇਧਿ _ਦਾਨਵਨ ਪਾਰ _ਪਧਾਰੇ। 
ਦਾਨਵ ਤਬੈ ਅਧਿਕ _ਕਰਿ _ਕ੍ਰਧਾ। ਮੰਡਾ ਮਹਾ ਕਾਲ _ਤਨ ਜੁਧਾ। ੨੯੨। 


ਮਹਾ ਕਾਲ ਤਬ _ਬਾਨ ਪ੍ਰਹਾਰੇ। ਦਾਨਵ ਏਕ ਏਕ ਕਰਿ _ਮਾਰੇ। 
ਤਿਨ ਤੇ ਬਹੁ _ਉਪਜਿਤ ਰਨ _ਭਏ। ਮਹਾ ਕਾਲ ਕੇ ਸਾਮੁਹਿ ਸਿਧਏ। ੨੯੩। 


ਜੇਤਿਕ ਧਏ ਤਿਤਕ ਕਲਿ ਮਾਰੇ। ਰਥੀ ਗਜੀ ਤਿਲ ਤਿਲ ਕਰਿ ਡਾਰੇ। 
ਤਿਨਤੇ ਉਪਜਿ ਠਾਢ ਭੇ _ਘਨੇ। ਰਥੀ _ਗਜੀ ਬਾਜੀ ਸੁਭ _ਬਨੇ। ੨੯੪। 


ਬਹੁਰਿ ਕਾਲ ਕਰਿ ਕੋਪ ਪ੍ਰਹਾਰੇ। ਦੈਤ ਅਨਿਕ ਮ੍ਰਿਤੁ ਲੋਕ ਪਧਾਰੇ। 


ਮਹਾ ਕਾਲ ਬਹੁਰੌ ਧਨੁ _ਧਰਾ। ਸੌ ਸੋ ਬਾਨ ਏਕ ਇਕ ਹਰਾ। ੨੯੫। 


ਸੋ ਸੌ ਏਕ ਏਕ ਸਰ ਮਾਰਾ। ਸੌ ਸੌ ਗਿਰੀ ਸ੍ਰੋਨ ਕੀ ਧਾਰਾ। 
ਸਤ ਸਤ ਅਸੁਰ ਉਪਜਿ _ਭੇ _ਠਾਢੇ। ਅਸੀ ਗਜੀ ਕੌਚੀ ਬਲ _ਗਾਢੇ। ੨੯੬। 


ਰੂਪ ਹਜਾਰ ਹਜਾਰ _ਧਾਰਿ _ਕਲਿ। _ਗਰਜਤ _ਭਯੋ _ਅਤੁਲ ਕਰਿ ਕੈ _ਬਲ। 
ਕਹ _ਕਹ _ਹਸਾ _ਕਾਲ _ਬਿਕਰਾਲਾ। _ਕਾਢੇ _ਦਾਤ _ਤਜਤ _ਮੁਖ _ਜ੍ਰਾਲਾ। _੨੯੭। 


ਚਰਿਤ੍ਰ ਪਾਖਿਆਨ ੬੫੭ 


ਤਦ ਦੈਂਤਾਂ ਨੇ ਵਰੁਣ ਅਸਤ _ਛਡਿਆ, ਜਿਸ _ਨਾਲ _ਅਗਨੀ _ਅਸਤੁ _ ਨੂੰ ਮੋੜ _ਦਿੱਤਾ। 
ਤਦ ਕਾਲ ਨੇ ਬਾਸਵ ਅਸਤ ਚਲਾਇਆ ਅਤੇ ਇੰਦਰ ਪ੍ਰਤੱਖ ਹੋ ਕੇ ਯੁੱਧ ਮਚਾਣ 
ਲਗਾ।੨੮੬। 

ਰਣ ਵਿਚ ਇੰਦਰ ('ਬਾਸਵ”) ਨੂੰ _ਖੜੋਤਾ ਵੇਖ ਕੇ ਦੈਂਤ ਸ਼ਰਾਬ 
ਗਿਆ। ਬਹੁਤ ਕ੍ਰੋਧ ਕਰ ਕੇ ਇਸ ਤਰ੍ਹਾਂ ਗਰਜਿਆ, (ਜਿਸ ਦੀ) ਧੁਨੀ ਨੂੰ 
ਆਕਾਸ਼ ਕੰਬਣ ਲਗ _ਗਏ।੨੮੭। 

(ਉਸ ਨੇ) ਇੰਦਰ ਉਤੇ ਬੇਸ਼ੁਮਾਰ ਬਾਣ ਚਲਾਏ ਜੋ _ਢਾਲਾਂ ਅਤੇ ਕਵਚਾਂ ਨੂੰ ਵਿੰਨ੍ਹ 


ਨੂੰ ਵਿੰਨ੍ਹ ਕੇ 
ਨਿਕਲ _ਗਏ। (ਇਸ ਤਰ੍ਹਾਂ ਲਗਦਾ _ਸੀ) ਮਾਨੋ ਸੱਪ ਆਪਣੀਆਂ ਖੁਡਾਂ ਵਿਚ ਵੜ _ਗਏ 
ਅਤੇ ਭੂਮੀ ਨੂੰ ਪਾੜ _ਕੇ ਪਾਤਾਲ ਵਲ ਚਲੇ _ਗਏ _ਹੋਣ।੨੮੮। 
ਤਦ ਇੰਦਰ ਨੇ ਬਹੁਤ ਰੋਸ ਕੀਤਾ ਅਤੇ ਧਨੁਸ਼ ਬਾਣ ਨੁੰ ਹੌਥ ਵਿਚ ਲੈ ਲਿਆ। ਬਹੁਤ 


ਕ੍ਰੋਧ ਕਰ ਕੇ ਬਾਣ ਚਲਾਏ ਜੋ ਦੈਂਤਾਂ ਨੂੰ ਚੀਰ ਕੇ ਬਾਹਰ ਨਿਕਲ _ਗਏ।੨੮੯। 


ਦੈਂਤ ਨੇ (ਫਿਰ) ਕ੍ਰੋਧ ਕਰ ਕੇ ਹਮਲਾ ਕੀਤਾ ਅਤੇ _ਦੇਵ-ਪੂਜਾ _ਕਰਨ _ਵਾਲਿਆਂ 
ਰਣ ਵਿਚੋਂ ਭਜਾ ਦਿੱਤਾ। ਜਦ ਕਲਿ (ਮਹਾ ਕਾਲ) ਨੇ ਯੁੱਧ ਵਿਚੋਂ ਦੇਵਤੇ ਭਜਦੇ ਹੋਏ ਵੇਖੇ, 
ਤਦ (ਸਾਰੇ) ਅਸਤੁ _ਸ਼ਸਤੁ ਯੁੱਧ _ਵਿਚ _ਛਡ _ਦਿੱਤੇ।੨੯॥। 

ਕਲਿ ਨੇ ਬਾਣਾਂ ਦੀ ਬਰਖਾ ਕੀਤੀ ਜਿਨ੍ਹਾਂ ਦੇ _ਲਗਦਿਆਂ ਹੀ ਦੈਂਤ ਸੈਨਾ ਸੜ __ਗਈ। 
ਅਨੇਕ ਵੈਰੀਆਂ ਦਾ ਦੇਹਾਂਤ ਹੋ _ਗਿਆ। ਪਰ (ਉਨ੍ਹਾਂ ਵਿਚੋਂ) ਫਿਰ (ਹੋਰ ਦੈਂਤ) ਪੈਦਾ ਹੋ ਕੇ 
ਉਠ ਖੜੌਤੇ।੨੯੧। 

ਕਾਲ ਨੇ ਫਿਰ ਕ੍ਰੋਧਿਤ ਹੋ ਕੇ ਬਾਣ ਚਲਾਏ ਜੋ ਦੈੱਤਾਂ ਨੂੰ ਵਿੰਨ੍ਹ ਕੇ ਪਾਰ ਹੋ _ਗਏ। 
ਦੈਂਤਾਂ ਨੇ ਤਦ ਬਹੁਤ ਕ੍ਰੋਧਿਤ ਹੋ ਕੇ ਮਹਾ _ਕਾਲ ਨਾਲ ਯੁੱਧ ਸ਼ੁਰੂ _ਕਰ _ਦਿੱਤਾ।੨੯੨। 

ਮਹਾ ਕਾਲ ਨੇ ਤਦ ਤੀਰ ਚਲਾਏ ਅਤੇ ਇਕ ਇਕ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ। 
ਉਨ੍ਹਾਂ ਤੋਂ (ਰਣ-ਭੂਮੀ ਵਿਚ ਫਿਰ) ਹੋਰ ਪੈਂਦਾ ਹੋ ਗਏ ਅਤੇ ਮਹਾ ਕਾਲ ਦੇ ਸਾਹਮਣੇ ਆ 
ਡੱਟੇ।੨੯੩। 

ਜਿਤਨੇ ਵੀ (ਦੈਂਤ) ਧਾ ਕੇ ਆਏ, ਉਤਨੇ ਹੀ ਕਲਿ (ਮਹਾ ਕਾਲ) ਨੇ ਮਾਰ ਦਿੱਤੇ। ਰਥਾਂ 
ਵਾਲਿਆਂ ਅਤੇ ਹਾਥੀਆਂ ਵਾਲਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ। ਉਨ੍ਹਾਂ ਤੋਂ ਫਿਰ ਅਨੇਕਾਂ 

ਸਜ 


੭ 

ਕੋ %/ 
੫੭ 
ਭਿ ਪ੍ਰ 
ਮਿ 


ਜੈ ਕੱ 


02੧੨ 


ਹ 


ਪੈਦਾ ਹੋਕੇ ਡਟ ਗਏ ਅਤੇ ਰਥਾਂ ਵਾਲੇ, _ਹਾਥੀਆਂ ਅਤੇ ਘੋੜਿਆਂ ਵਾਲੇ ਬਣ ਕੇ 
ਗਏ ।੨੯੪। 


ਫਿਰ ਕਾਲ ਨੇ ਗੁੱਸੇ ਵਿਚ ਆ ਕੇ ਵਾਰ ਕੀਤਾ। (ਫਲਸਰੂਪ) ਅਨੇਕ ਦੈੱਤ ਯਮ ਦੇ 
ਘਰ ਨੂੰ ਚਲੇ ਗਏ। ਮਹਾ ਕਾਲ ਨੇ ਫਿਰ ਧਨੁਸ਼ (ਬਾਣ) ਫੜ ਲਿਆ ਅਤੇ ਇਕ ਇਕ ਬਾਣ 
ਨਾਲ ਸੌ ਸੌ ਨੂੰ ਮਾਰ ਦਿੱਤਾ।੨੯੫। 


ਸੋ ਸੋ ਨੂੰ ਇਕ ਇਕ ਬਾਣ ਮਾਰਿਆ (ਜਿਨ੍ਹਾਂ ਵਿਚੋਂ) ਲਹੂ ਦੀਆਂ ਸੌ ਸੋ ਤਤੀਰੀਆਂ 
ਚਲ _ਪਈਆਂ। (ਫਿਰ) ਸੌ ਸੋ ਦੈਂਤ ਧੈਦਾ ਹੋ ਕੇ ਡਟ ਗਏ। (ਉਹ) ਤਲਵਾਰਧਾਰੀ, ਹਾਥੀ 
ਸਵਾਰ, _ਕਵਚਧਾਰੀ _ਬਲ ਪੂਰਵਕ _ਗਡ _ਗਏ।੨੯੬। 


2੧ 


ਕਲਿ (ਮਹਾ ਕਾਲ) ਹਜ਼ਾਰ ਹਜ਼ਾਰ ਰੂਪ ਧਾਰਨ _ਕਰ ਕੇ ਅਪਾਰ _ਬਲ ਨਾਲ _ਗਰਜਣ 


ਲਗਿਆ। _ਵਿਕਰਾਲ ਕਾਲ “ਕਹ _ਕਹ” ਕਰ ਕੇ ਹਸਿਆ। ਦੰਦ ਕਢ ਕੇ ਮੂੰਹ ਵਿਚੋਂ ਔਗ 
ਉਗਲਣ ਲਗਾ।੨੯੭। 


੬੫੮ 


ਸੀ _ਦਸਮ-ਗ੍ੂੰਥ _ਸਾਹਿਬ 


ਏਕ ਏਕ ਰਨ ਬਾਨ _ਚਲਾਯੋ। ਸਹਸ ਸਹਸ ਦਾਨਵ ਕਹ ਘਾਯੋ। 
ਕੇਤਿਕ ਸੁਭਟ ਦਾੜ ਗਹਿ _ਚਾਬੇ। ਕੇਤਿਕ ਸੁਭਟ ਪਾਵ ਤਰ ਦਾਬੇ। ੨੯੮। 


ਕੇਤਕ ਪਕਰਿ _ਭਛ ਕਰਿ ਲਯੋ। _ਤਿਨ ਤੇ ਏਕ ਨ ਉਪਜਤ ਭਯੋ। 
ਕਿਤਕਨ _ਦ੍ਰਿਸਟਾਕਰਖਨ _ਕੀਯੋ। _ਸਭਹਿਨ ਕੋ ਸ੍ਰੋਨਿਤ ਹਰਿ _ਲੀਯੋ। ੨੯੯। 


ਸ੍ਰੋਨ ਰਹਿਤ ਦਾਨਵ ਜਬ _ਭਯੋ। _ਦੈਤ ਉਪਰਾਜਨ ਤੇ ਰਹਿ ਗਜਯੋ। 
ਸੁਮਿਤ ਅਧਿਕ ਹ੍ਹੈ _ਛਾਡਤ ਸ੍ਹਾਸਾ। ਤਾ ਤੇ ਕਰਤ ਦੈਤ _ਪਰਗਾਸਾ। _੩00। 


ਪਵਨਾਕਰਖ _ਕਰਾ _ਤਬ _ਕਾਲਾ। ਘਟੇ ਬਢਨ ਤੇ ਅਰਿ ਬਿਕਰਾਲਾ। 


ਇਹ ਬਿਧਿ ਜਬ _ਆਕਰਖਨ _ਕੀਯਾ। ਸਭ _ਬਲ ਹਰਿ _ਅਸੁਰਨ ਕਾ _ਲੀਯਾ। _੩0੧। 


ਮਾਰਿ ਮਾਰਿ ਜੋ ਅਸੁਰ ਪੁਕਾਰਤ। ਤਿਹ ਤੇ ਅਮਿਤ ਦੈਤ ਤਨ _ਧਾਰਤ। 
ਬਾਚਾਕਰਖ _ਕਾਲ _ਤਬ _ਕਯੋ। _ਬੋਲਨ ਤੇ ਦਾਨਵ ਰਹਿ _ਗਯੋ। _੩0੨। 


ਦਾਨਵ ਜਬ ਬੋਲਹਿ ਰਹਿ _ਗਯੋ। ਚਿੰਤਾ ਕਰਤ ਚਿਤ ਮੋ ਭਯੋ। 
ਤਾਹੀ ਤੇ ਦਾਨਵ ਬਹੁ _ਭਏ। ਸਨਮੁਖ ਮਹਾ ਕਾਲ ਕੇ ਧਏ। ੩0੩। 


ਸਸਤੁ ਅਸਤ _ਕਰਿ ਕੋਪ ਪੁਹਾਰੇ। ਮਹਾਬੀਰ _ਬਰਿਯਾਰ ਡਰਾਰੇ। 
ਮਹਾ _ਕਾਲ ਤਬ _ਗੁਰਜ _ਸੰਭਾਰੀ। _ਬਹੁਤਨ ਕੀ _ਮੇਧਾ _ਕਢਿ _ਡਾਰੀ। ੩0੪। 


ਤਿਨ ਕੀ ਭੂਅ ਮੇਜਾ ਜੋ ਪਰੀ। ਤਾ ਤੇ ਸੈਨ ਦੇਹ ਬਹੁ ਧਰੀ। 
ਮਾਰਿ ਮਾਰਿ ਕਰਿ ਕੋਪ ਅਪਾਰਾ। ਜਾਗਤ ਭਏ ਅਸੁਰ _ਬਿਕਰਾਰਾ। _੩(੫। 


ਤਿਨ ਕੇ ਫੋਰਿ ਮੂੰਡਿ ਕਲਿ ਡਰੇ। ਤਾ ਤੇ ਮੇਧਾ ਜੋ ਭੂਅ ਪਰੇ। 
ਮਾਰਿ ਮਾਰਿ ਕਹਿ ਅਸੁਰ _ਜਗੇ _ਰਨ। ਸੂਰਬੀਰ _ਬਰਿਯਾਰ ਮਹਾਮਨ। _੩0੬। 


ਪੁਨਿ ਕਰਿ ਕਾਲ ਗਦਾ ਰਿਸਿ ਧਰੀ। ਸਤ _ਖੋਪਰੀ ਤਿਲ ਤਿਲ _ਕਰੀ। 
ਜੇਤੇ ਟੂਕ ਖੋਪ੍ਰਿਯਨ ਪਰੇ। _ਤੇਤਿਕ ਰੂਪ _ਦਾਨਵਨ _ਧਰੇ। _੩0੭। 


ਕੇਤਿਕ ਗਦਾ ਪਾਨ ਗਹਿ _ਧਾਏ। _ਕੇਤਿਕ ਖੜਗ ਹਾਥ ਲੈ ਆਏ। 
ਮਾਰਿ _ਮਾਰਿ ਕੈ _ਕੋਪਹਿ ਸਰਜੇ। ਮਾਨਹੁ ਮਹਾਕਾਲ ਘਨ _ਗਰਜੇ। _੩0੮। 


ਆਨਿ ਕਾਲ ਕਹ ਕਰਤ ਪ੍ਰਹਾਰਾ। ਇਕ ਇਕ ਸੂਰ ਸਹਸ _ਹਥਿਯਾਰਾ। 
ਮਹਾ ਕਾਲ ਕਹ ਲਗਤ ਨ _ਭਏ। ਤਾ ਮਹਿ ਸਭੈ ਲੀਨ ਹੈ ਗਏ। ੩0੯। 


ਸਸਤੁ _ਲੀਨ _ਲਖਿ ਅਸੁਰ _ਰਿਸਾਨੇ। _ਸਸਤ੍ _ਅਸਤੂ ਲੈ _ਕੋਪਿ _ਸਿਧਾਨੇ। 
ਅਮਿਤ ਕੋਪ ਕਰਿ ਸਸਤ੍ਰ ਪ੍ਰਹਾਰਤ। ਮਾਰਿ ਮਾਰਿ ਦਿਸਿ ਦਸੋ ਪੁਕਾਰਤ। _੩੧0। 


ਚਰਿਤ੍ਰ ਪਾਖਿਆਨ ੬੫੯ 


(ਉਸ ਨੇ) ਰਣ-ਭੂਮੀ ਵਿਚ ਇਕ ਇਕ _ਬਾਣ ਚਲਾਇਆ ਅਤੇ _ਹਜ਼ਾਰ ਹਜ਼ਾਰ _ਦੈੱਤਾਂ 
ਨੂੰ ਮਾਰ ਦਿੱਤਾ। _ਕਿਤਨਿਆਂ ਸੂਰਮਿਆਂ ਨੂੰ ਪਕੜ ਕੇ _ਦਾੜ੍ਹਾਂ ਹੇਠਾਂ ਚਬਾ ਲਿਆ ਅਤੇ _ਕਿਤਨਿਆਂ 
ਸੂਰਮਿਆਂ ਨੂੰ ਪੈਰਾਂ ਹੇਠਾਂ ਦਬ _ਦਿੱਤਾ।੨੯੮। 

ਕਈਆਂ ਨੂੰ ਪਕੜ ਕੇ ਖਾ ਲਿਆ। ਉਨ੍ਹਾਂ ਤੋਂ ਇਕ ਵੀ ਹੋਰ ਪੈਦਾ ਨ ਹੋ ਸਕਿਆ। 


ਕਿਤਨਿਆਂ ਨੂੰ ਦ੍ਰਿਸ਼ਟੀ ਨਾਲ ਖਿਚ ਲਿਆ ਅਤੇ ਸਾਰਿਆਂ ਦਾ ਲਹੂ ਖਿਚ _ਲਿਆ।੨੯੯। 


ਜਦੋਂ _ਦੈੱਤ ਲਹੂ-ਰਹਿਤ ਹੋ ਗਏ, (ਤਦ) ਹੋਰ ਦੈਂਤ ਪੈਦਾ ਹੋਣੋ ਰਹਿ _ਗਏ। _ਬਹੁਤ 
ਥਕ ਕੇ ਉਹ ਸੁਆਸ ਛਡਦੇ ਸਨ ਜਿਸ ਤੋਂ (ਹੋਰ) ਦੈੱਤ ਪ੍ਰਗਟ ਹੁੰਦੇ ਸਨ।੩00। 


ਤਦ ਕਾਲ ਨੇ ਪਵਨ ਨੂੰ (ਆਪਣੇ ਵਲ) _ਖਿਚਿਆ, ਜਿਸ _ਨਾਲ ਭਿਆਨਕ _ਵੈਰੀ 
ਵਧਣ ਤੋਂ _ਘਟ ਗਏ (ਭਾਵ ਰੁਕ ਗਏ)। ਇਸ ਤਰ੍ਹਾਂ ਨਾਲ ਜਦ ਆਕਰਸ਼ਣ (ਆਕਰਖਨ”) 
ਕੀਤਾ _(ਤਦ) ਦੈਂਤਾਂ ਦਾ ਸਾਰਾ ਬਲ ਹਰ _ਲਿਆ।੩0੧। 

ਦੈਂਤ ਜੋ ਮਾਰੋ _ਮਾਰੋਂ` ਪੁਕਾਰਦੇ ਸਨ, ਉਸ ਤੋਂ ਹੋਰ ਅਨੇਕ ਦੈਂਤ ਸ਼ਰੀਰ ਧਾਰਨ ਕਰਦੇ 
ਸਨ। ਤਦ ਕਾਲ ਨੇ ਉਨ੍ਹਾਂ ਦੀ ਬਾਣੀ ('ਬਾਚ”) ਨੂੰ ਵੀ ਖਿਚ ਲਿਆ, (ਜਿਸ ਕਰ ਕੇ) ਦੈੱਤ 
ਬੋਲਣੋ ਰਹਿ ਗਏ।੩0੨। 

ਜਦ ਦੈਂਤ ਬੋਲਣੋ ਰਹਿ _ਗਏ ਤਾਂ ਮਨ ਵਿਚ ਚਿੰਤਾ ਕਰਨ _ਲਗੇ। _ਉਸ (ਚਿੰਤਾ) ਤੋਂ 
ਹੀ ਬਹੁਤ ਦੈਂਤ ਪੈਦਾ ਹੋ ਗਏ ਅਤੇ ਮਹਾ ਕਾਲ ਦੇ ਸਾਹਮਣੇ ਆ ਕੇ ਡਟ ਗਏ।੩(੩। 


ਉਨ੍ਹਾਂ ਨੇ _ਅਸਤੁ _ਸ਼ਸਤੁ _ਪਕੜ ਕੇ ਕ੍ਰੋਧ _ਨਾਲ _ਵਾਰ _ਕੀਤੇ _(ਜਿਸ _ਨਾਲ) _ਮਹਾਬੀਰ 
ਯੋਧੇ ਡਰਾ ਦਿੱਤੇ। ਮਹਾ ਕਾਲ ਨੇ ਤਦ ਗੁਰਜ ਨੂੰ ਸੰਭਾਲਿਆ ਅਤੇ ਬਹੁਤ ਸਾਰੇ (ਦੈਂਤਾਂ ਦੀ) 
ਮਿਝ _ਕਢ _ਦਿੱਤੀ।੩0੪। 

ਉਨ੍ਹਾਂ ਦੀ ਜੋ _ਮਿਝ ਧਰਤੀ ਉਤੇ ਪਈ, ਉਸ ਤੋਂ ਵੱਡੀ ਸੈਨਾ ਹੋਂਦ ਵਿਚ ਆ ਗਈ। 
“ਮਾਰੋ ਮਾਰੋ” ਕਰਦੇ ਬੇਸ਼ੁਮਾਰ ਵਿਕਰਾਲ ਦੈੱਤ ਕ੍ਰੋਧਵਾਨ ਹੋ ਕੇ 
ਤਿਆਰ ਹੋ ਗਏ)।੩0੫। 

ਕਲਿ (ਮਹਾ ਕਾਲ) ਨੇ ਉਨ੍ਹਾਂ ਦੇ ਸਿਰ ਪਾੜ ਦਿੱਤੇ। ਉਨ੍ਹਾਂ ਦੀ 
ਪਈ, ਉਸ ਤੋਂ 'ਮਾਰੋ ਮਾਰੋ” ਕਰਦੇ ਰਣ ਵਿਚ ਦੈਂਤ ਜਾਗ ਪਏ (ਜੋ) ਅਤੇ 
ਬਹਾਦਰ ਸਨ।੩0੬। 

ਕਾਲ ਨੇ ਫਿਰ ਕ੍ਰੋਧਿਤ ਹੋ ਕੇ ਹੱਥ ਵਿਚ ਗਦਾ ਪਕੜ _ਲਈ ਅਤੇ ਵੈਰੀਆਂ ਦੀਆਂ 
ਖੋਪੜੀਆਂ ਚੂਰ _ਚੂਰ _ਕਰ _ਦਿੱਤੀਆਂ। _ਖੋਪੜੀਆਂ ਦੇ ਜਿਤਨੇ _ਵੀ ਟੁਕੜੇ _ਡਿਗੇ, _ਉਤਨੇ _ਹੀ 
ਦੈਂਤਾਂ ਨੇ ਰੂਪ _ਧਾਰਨ _ਕਰ _ਲਏ।੩0੭। 

ਕਿਤਨੇ ਹੀ ਹੱਥਾਂ ਵਿਚ ਗੁਰਜ ਪਕੜ ਕੇ ਆ ਧਸੇ। ਕਿਤਨੇ ਹੱਥ ਵਿਚ ਤਲਵਾਰਾਂ ਲੈ 
ਕੇ ਆ ਪਹੁੰਚੇ। 'ਮਾਰੋ ਮਾਰੋ” ਕਰਦੇ ਉਹ ਗੁੱਸਾ ਕਢ ਰਹੇ ਸਨ, ਮਾਨੋ ਪਰਲੋ ਕਾਲ (ਮਹਾਕਾਲ) 
ਦੇ ਬਦਲ ਗਰਜ ਰਹੇ ਹੋਣ।੩0੮। 

ਉਹ ਇਕ _ਇਕ _ਸੂਰਮਾ ਹਜ਼ਾਰਾਂ ਹਥਿਆਰ ਲੈ ਕੇ _ਕਾਲ ਉਤੇ ਹਮਲਾ _ਕਰ ਰਿਹਾ 
ਸੀ। ਪਰ ਮਹਾ ਕਾਲ ਨੂੰ ਕੋਈ ਲਗ ਨਹੀਂ ਰਿਹਾ ਸੀ ਅਤੇ ਸਾਰੇ ਮਹਾ ਕਾਲ ਵਿਚ ਲੀਨ 
ਹੋ ਗਏ ਸਨ।੩0੯। 

ਸ਼ਸਤ੍ਰਾਂ ਨੂੰ (ਮਹਾ ਕਾਲ ਵਿਚ) ਲੀਨ ਹੁੰਦਾ ਵੇਖ ਕੇ ਦੈਂਤ ਬਹੁਤ ਰੋਹ ਵਿਚ ਆ ਗਏ 
ਅਤੇ _ਅਸਤ੍ਾਂ ਸ਼ਸਤਰਾਂ ਨੂੰ ਲੈ ਕੇ ਗੁੱਸੇ ਵਿਚ ਚਲ _ਪਏ। _ਬਹੁਤ ਗੁੌਸਾ ਕਰ ਕੇ ਹਥਿਆਰ 
ਚਲਾਉਂਦੇ ਸਨ ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ” _ਪੁਕਾਰਦੇ ਸਨ।੩੧0। 


੬੬0 


ਸੀ _ਦਸਮ-ਗ੍ੂੰਥ _ਸਾਹਿਬ 


ਮਾਰਿ ਮਾਰਿ ਕੀ ਸੁਨਿ ਧੁਨਿ ਕਾਨਾ। ਕੋਪਾ ਕਾਲ ਸਸਤ੍ਰ _ਗਹਿ_ਨਾਨਾ। 
ਹਾਕਿ ਹਾਕਿ ਹਥਿਯਾਰ ਪ੍ਰਹਾਰੇ। ਦਸਟ ਅਨਿਕ _ਪਲ ਬੀਚ _ਸੰਘਾਰੇ। _੩੧੧। 


ਤਿਨ ਤੇ ਮੇਦ ਮਾਸ ਜੋ ਪਰੋ। ਤਾ ਤੇ ਬਹੁ ਅਸੁਰਨ ਤਨ ਧਰੋ। 
ਮਾਰਿ ਮਾਰਿ ਕਹਿ ਸਮੁਹਿ ਸਿਧਾਏ। ਬਾਧੇ ਚੁੰਗ ਚੌਪਿ ਤਨ ਆਏ। ੩੧੨। 


ਇਕ ਇਕ ਟੂਕ ਸਹਸ ਕਰਿ ਡਾਰੇ। ਤਿਨ ਤੇ ਭਏ ਅਸੁਰ ਰਨ ਭਾਰੇ। 
ਤਿਨ ਕੇ ਟੂਕ ਟੂਕ ਕਰਿ ਲਛਨ। _ਗੀਧ ਪਿਸਾਚ ਗਏ ਕਰਿ ਭਛਨ। ੩੧੩। 


ਤੇ ਭੀ ਅਮਿਤ ਰੂਪ ਕਰਿ ਧਾਏ। ਜੇ ਤਿਲ ਤਿਲ ਕਰਿ ਸੁਭਟ ਗਿਰਾਏ। 
ਤਿਨ ਕੀ ਕਰੀ ਨਾਸ ਸਭ ਸੈਨਾ। ਮਹਾ ਕਾਲ ਕਰ _ਰੰਚਕ ਭੈ ਨਾ। ੩੧੪। 


ਮਾਰਿ ਮਾਰਿ ਜੋਧਾ ਕਹੂੰ _ਗਾਜਹਿ। ਜੰਬੁਕ _ਗੀਧ ਮਾਸ ਲੈ _ਭਾਜਹਿ। 
ਪ੍ਰੇਤ _ਪਿਸਾਚ ਕਹੂੰ _ਕਿਲਕਾਰਹਿ। _ਡਾਕਨਿ _ਝਾਕਿ _ਕਿਲਕਟੀ _ਮਾਰਹਿ। _੩੧੫। 


ਕੋਕਿਲ _ਕਾਕ ਜਹਾ _ਕਿਲਕਾਰਹਿ। ਸ੍ਰੋਤ ਕੇ _ਕੇਸਰ _ਘਸਿ _ਡਾਰਹਿ। 
ਜਾਨੁਕ ਢੋਲ ਬਡੇ _ਡਫ ਸੋਹੈ। ਦੇਵ ਦੈਤ ਦਾਨਵ ਮਨ _ਮੋਹੈ। ੩੧੬। 


ਬਾਨ _ਜਾਨ ਕੁੰਕਮਾ ਪ੍ਰਹਾਰੇ। _ਮੂਠਿ _ਗੁਲਾਲਨ _ਬਰਛਾ _ਭਾਰੇ। 
ਢਾਲ _ਮਨੋ _ਡਫਮਾਲਾ _ਬਨੀ। _ਪਿਚਕਾਰਿਯੈ _ਤੁਫੈਗੈ _ਘਨੀ। _੩੧੭। 


ਇਹ ਬਿਧਿ ਭਯੋ ਘੋਰ ਸੰਗ੍ਰਾਮਾ। ਕਾਪਾ ਇੰਦੂ ਚੰਦੂ ਕੋ _ਧਾਮਾ। 
ਪਸੁ ਪੰਛੀ ਅਤਿ ਹੀ ਅਕੁਲਾਏ। ਛੋਡਿ ਧਾਮ _ਕਾਨਨਹਿ _ਸਿਧਾਏ। _੩੧੮। 


ਬਾਜੀ ਕਹੂੰ ਘਾਇਲ _ਭਭਕਾਵਤ। _ਉਠਿ _ਉਠਿ _ਸੁਭਟ _ਸਮੁਹ _ਕਹ _ਧਾਵਤ। 
ਕਹਕਹਾਟ ਕਹੂੰ _ਕਾਲ ਸੁਨਾਵੈ। _ਭੀਖਨ _ਸੁਨੇ ਨਾਮ ਭੈ ਆਵੈ। _੩੧੯। 


ਸੂਰਨ ਕੇ ਲੋਮਾ ਭੇ ਖਰੇ। ਕਾਤਰ ਨਿਰਖਿ ਧਾਮ ਰਨ ਬਰੇ। 
ਸੋਫੀ ਸੂਮ ਭਏ ਬਹੁ _ਬ੍ਰਯਾਕੁਲ। ਦਸੋ __ਦਿਸਨ _ਭਜਿ _ਚਲੇ _ਡਰਾਕੁਲ। _੩੨6। 


ਕੇਤਿਕ ਸੁਭਟ ਪਾਵ ਤੇ ਰੋਪੈ। ਲੈ ਲੈ ਖੜਗ ਨਗਨ _ਕਰਿ_ਧੋਧੈ। 
ਮਹਾ ਕਾਲ _ਕੁਪਿ ਸਸਤ੍ਰ ਪੁਹਾਰੈ। ਸਾਧ _ਉਬਾਰਿ ਦੁਸਟ ਸਭ _ਮਾਰੇ। _੩੨੧। 


ਭਾਲੰਨਾ ਛੰਦ 
ਮਚੇ _ਆਨਿ ਮੈਦਾਨ ਮੈ ਬੀਰ ਭਾਰੇ। ਦਿਖੈ ਕੌਨ ਜੀਤੈ ਦਿਥੈ 
ਗਾਜੇ ਹਠੀ 


ਕੌਨ ਹਾਰੇ। 
ਲਏ ਸੂਲ ਔ ਸੇਲ ਕਾਤੀ ਕਟਾਰੀ। ਚਹੂੰ ਓਰ ਬੀਰ _ਭਾਰੀ। ੩੨੨॥। 


ਚਰਿਤ੍ਰ ਪਾਖਿਆਨ ੬੬੧ 


'ਮਾਰੋ ਮਾਰੋ” ਦੀ ਧੁਨੀ ਕੰਨਾਂ ਨਾਲ ਸੁਣ ਕੇ ਕਾਲ ਬਹੁਤ ਤਰ੍ਹਾਂ ਦੇ ਸ਼ਸਤੁ ਪਕੜ ਕੇ 
ਕੋਧਿਤ ਹੋਇਆ। (ਉਸ ਨੇ) ਲਲਕਾਰੇ ਮਾਰ ਮਾਰ ਕੇ ਹਥਿਆਰ ਚਲਾਏ ਅਤੇ ਅਨੇਕ ਦੁਸ਼ਟਾਂ 
ਨੂੰ ਪਲ ਵਿਚ _ਖ਼ਤਮ _ਕਰ _ਦਿੱਤਾ।੩੧੧। 

ਉਨ੍ਹਾਂ ਦਾ ਜੋ ਮਾਸ ਅਤੇ ਮਿਝ _ਧਰਤੀ ਉਤੇ ਡਿਗੀ, ਉਸ ਤੋਂ ਬਹੁਤ ਸਾਰੇ ਦੈਂਤਾਂ ਨੇ 
ਸ਼ਰੀਰ _ਧਾਰਨ _ਕੀਤੇ। _'ਮਾਰੋ ਮਾਰੋ” _ਕਰਦੇ ਅਤੇ ਉਮੰਗ _ਨਾਲ _ਛਾਲਾਂ ਮਾਰਦੇ ਟੋਲੇ _ਬਣਾ 
ਕੇ ਸਾਹਮਣੇ ਆ ਦਢੂਕੇ।੩੧੨। 

(ਮਹਾ ਕਾਲ ਨੇ) ਇਕ ਇਕ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ ਜਿਨ੍ਹਾਂ ਤੋਂ ਰਣ ਵਿਚ ਭਾਰੀ 
ਦੈਂਤ ਪੈਦਾ ਹੋਂ ਗਏ। ਉਨ੍ਹਾਂ ਦੇ ਲੱਖਾਂ ਟੁਕੜੇ ਕਰ ਕਰ ਕੇ _ਗਿੱਧਾਂ ਅਤੇ ਪਿਸਾਚ ਖਾ ਗਏ।੩੧੩। 


ਜੋ ਸੂਰਮੇ ਤਿਲ ਤਿਲ ਕਰ ਕੇ ਸੁਟ ਦਿੱਤੇ ਸਨ, ਉਹ ਵੀ ਅਮਿਤ ਰੂਪ ਧਾਰ ਕੇ ਚੜ੍ਹ 
ਪਏ। ਮਹਾ ਕਾਲ ਨੇ ਉਨ੍ਹਾਂ ਦਾ ਜ਼ਰਾ ਜਿੰਨਾ ਵੀ ਡਰ ਨ ਮੰਨ ਕੇ (ਉਨ੍ਹਾਂ ਦੀ) ਸਾਰੀ ਸੈਨਾ 
ਨਸ਼ਟ _ਕਰ _ਦਿੱਤੀ।੩੧੪। 

ਕਿਤੇ ਯੋਧੇ ਮਾਰੋ ਮਾਰੋ” (ਪੁਕਾਰ ਕੇ) ਗਜ _ਰਹੇ ਸਨ ਅਤੇ (ਕਿਤੇ) ਗਿਦੜ _ਅਤੇ 
ਗਿੱਧਾਂ ਮਾਸ ਲੈ ਕੇ ਭਜ ਰਹੀਆਂ ਸਨ। ਕਿਤੇ ਪ੍ਰੇਤ ਅਤੇ ਪਿਸ਼ਾਚ ਚੀਖਾਂ ਮਾਰਦੇ ਸਨ। (ਕਿਤੇ) 
ਡਾਕਣੀਆਂ _ਅਤੇ ਵੱਡੀਆਂ ਇਲਾਂ _(“ਝਾਕਿ”-- ਗਿਰਝਾਂ) ਕਿਲਕਾਰੀਆਂ ਮਾਰਦੀਆਂ _ਸਨ।੩੧੫। 

ਜਿਥੇ ਕੋਇਲਾਂ ਅਤੇ ਕਾਂ ਕਿਲਕਾਰਦੇ ਸਨ, (ਉਥੇ) ਲਹੂ ਦਾ ਕੇਸਰ ਘਿਸਾ ਕੇ ਪਾਇਆ 
ਰਿਹਾ ਸੀ। ਵੱਡੇ ਢੋਲ ਮਾਨੋ _ਡਫਲੀਆਂ ਵਾਗ ਸ਼ੋਭ ਰਹੇ ਹੋਣ ਅਤੇ ਦੇਵਤਿਆਂ ਤੇ ਦੈਂਤਾਂ 
ਮਨ ਰਹੇ _ਹੋਣ।੩੧੬। 

ਬਾਣ ਮਾਨੋ ਕੇਸਰ ਭਰੇ _ਲਾਖ _ਦੇ ਗੋਲੇ ਹੋਣ ਅਤੇ ਭਾਰੇ _ਬਰਛੇ _ਮਾਨੋ _ਗੁਲਾਲ ਦੀ 
ਮੁੱਠੀ _ਹੋਣ। _ਢਾਲਾਂ _ਮਾਨੋ _ਡਫਲੀਆਂ _ਬਣੀਆਂ ਹੋਣ ਅਤੇ ਬੰਦੂਕਾਂ ਮਾਨੋ ਬਹੁਤ _ਸਾਰੀਆਂ 
ਪਿਚਕਾਰੀਆਂ ਬਣੀਆਂ ਹੋਣ।੩੧੭। 

ਇਸ ਤਰ੍ਹਾਂ ਦਾ ਘੋਰ ਯੁੱਧ _ਹੋਇਆ। ਇੰਦਰ _ਤੇ ਚੰਦੂ ਦੇ ਲੋਕ ਕੰਬ _ਗਏ। ਪਸ਼ੂ 
ਅਤੇ ਪੰਛੀ ਵੀ ਬਹੁਤ ਵਿਆਕੁਲ ਹੋ ਗਏ। ਘਰਾਂ ਨੂੰ ਛਡ ਕੇ ਜੰਗਲ ਵਲ ਭਜ 
ਗਏ ।੩੧੮। 

ਕਿਤੇ ਘਾਇਲ ਘੋੜੇ _ਭਭਕ _ਰਹੇ ਸਨ, (ਕਿਤੇ) ਸੂਰਮੇ ਉਠ ਉਠ ਕੇ ਸਾਹਮਣੇ ਹੋਕੇ 
ਧਾਵਾ ਕਰ ਰਹੇ ਸਨ। ਕਿਤੇ ਕਾਲ ਦਾ ਡਰਾਉਣਾ ਹਾਸਾ ਸੁਣਾਈ ਦੇ ਰਿਹਾ ਸੀ। (ਉਸ ਦਾ) 
ਭਿਆਨਕ ਨਾਂ ਸੁਣ ਕੇ ਹੀ ਡਰ ਲਗਦਾ _ਸੀ।੩੧੯। 

ਸੂਰਮਿਆਂ ਦੇ ਰੋਮ ਖੜੇ ਹੋ ਗਏ। ਡਰਪੋਕ ਵੇਖ ਕੇ ਘਰਾਂ ਵਿਚ ਜਾ ਵੜੇ। ਸੋਫ਼ੀ ਅਤੇ 
ਸੂਮ ਬਹੁਤ ਵਿਆਕੁਲ ਹੋ__ਗਏ। _ਡਰਾਕੁਲ ਦਸਾਂ ਦਿਸ਼ਾਵਾਂ ਵਲ _ਭਜ _ਚਲੇ।੩੨0। 

ਕਿਤਨਿਆਂ ਸੂਰਮਿਆਂ ਨੇ _ਧੈਰ _ਗਡ ਦਿੱਤੇ ਅਤੇ ਹੱਥਾਂ _ਵਿਚ ਨੰਗੀਆਂ _ਖੜਗਾਂ ਅਤੇ 
ਸਿਧੀਆਂ ਤਲਵਾਰਾਂ ਲੈ ਕੇ (ਘੁੰਮਾਣ ਲਗੇ)। ਮਹਾ ਕਾਲ ਨੇ ਕ੍ਰੋਧਿਤ ਹੋ ਕੇ ਸ਼ਸਤ੍ਹਾਂ ਦੇ ਵਾਰ 
ਕੀਤੇ। ਸਾਧਾਂ ਨੂੰ ਬਚਾ ਲਿਆ ਅਤੇ ਸਾਰਿਆਂ ਦੁਸ਼ਟਾਂ ਨੂੰ ਮਾਰ _ਦਿੱਤਾ।੩੨੧। 
ਭਾਲੰਨਾ ਛੰਦ 

ਯੁੱਧ-ਭੂਮੀ ਵਿਚ ਬਲਵਾਨ ਸੂਰਮੇ ਡਟ _ਗਏ। ਵੇਖਦੇ ਹਾਂ, ਕੌਣ ਜਿਤਦਾ ਹੈ ਅਤੇ ਕੌਣ 
ਹਾਰਦਾ ਹੈ। (ਹੱਥਾਂ ਵਿਚ) ਤ੍ਿਸੁਲ, _ਬਰਛੇ, _ਕਾਤੀਆਂ ਅਤੇ _ਕਟਾਰਾਂ ਲੈ _ਕੇ ਚੌਹਾਂ _ਪਾਸਿਆਂ 


੨੩੮੭੭ 


ਵਿਚ _ਹਠੀਲੇ ਸੂਰਮੇ _ਗਜਣ _ਲਗੇ।੩੨੨। 


ਜਾ ਸੀ 
ਦਾ ਮੋਹ 


੬੬੨ 


ਸੀ _ਦਸਮ-ਗ੍ੰਥ _ਸਾਹਿਬ 


ਬਜੇ ਘੋਰ ਸੰਗਰਾਮ ਮੋ ਘੋਰ ਬਾਜੇ। ਚਹੂੰ ਓਰ _ਬਾਕੇ ਰਥੀ ਬੀਰ ਗਾਜੇ। 
ਲਏ ਸੂਲ ਔ ਸੇਲ ਕਾਤੀ ਕਟਾਰੇ। ਮਚੇ ਕੋਪ ਕੈ ਕੈ _ਹਠੀਲੇ ਰਜ੍ਯਾਰੇ। ੩੨੩। 


ਕਹ; ਧੂਲਧਾਨੀ ਛੁਟੈ ਫੀਲ ਨਾਲੈ। ਕਹੂੰ ਬਾਜ _ਨਾਲੈ ਮਹਾ ਘੋਰ ਜ੍ਹਾਲੈ। 
ਕਹੂੰ ਸੰਖ ਭੇਰੀ ਪ੍ਰਣੋ ਢੋਲ ਬਾਜੈ। ਕਹੂੰ _ਸੂਰ ਠੋਕੈ ਭੁਜਾ ਭੂਪ _ਗਾਜੈ। ੩੨੪। 


ਕਹੂੰ ਘੋਰ _ਬਾਦਿਤ੍ਰ ਬਾਜੈ ਨਗਾਰੇ। ਕਹੂੰ ਬੀਰ ਬਾਜੀ ਗਿਰੇ ਖੇਤ ਮਾਰੇ। 
ਕਹੂੰ ਖੇਤ ਨਾਚੈ ਪਠੇ ਪਖਰਾਰੇ। ਕਹੂੰ ਸੂਰ ਸੰਗਰਾਮ ਸੋਹੈ ਡਰਾਰੇ। ੩੨੫। 


ਕਹੂ ਬਾਜ ਮਾਰੇ ਕਹੂੰ ਝੂਮ _ਹਾਥੀ। ਕਹੂੰ ਫੈਟ ਭਾਥੀ ਜੁਝੇ _ਬਾਧਿ ਸਾਥੀ। 
ਕਹੂੰ ਗਰਜਿ ਠੋਕੈ ਭੁਜਾ ਭੂਪ ਭਾਰੇ। ਬਮੈ ਸ੍ਰੋਨ ਕੇਤੇ ਗਿਰੇ ਖੇਤ ਮਾਰੇ। ੩੨੬। 


ਚੱਪਲਾਂ 
ਇਹ ਬਿਧਿ ਅਸੁਰ ਜਬੈ ਚੁਨਿ ਮਾਰੇ। ਅਮਿਤ ਰੋਸ ਕਰਿ ਔਰ ਸਿਧਾਰੇ। 
ਬਾਧੇ ਫੈਟ _ਬਿਰਾਜੈ ਭਾਥੀ। ਆਗੇ ਚਲੇ ਅਮਿਤ ਧਰਿ ਹਾਥੀ। _੩੨੭। 


ਸਾਥ _ਲਏ _ਅਨਗਨ _ਪਖਰਾਰੇ। _ਉਮਡਿ _ਚਲੇ ਦੈ ਢੋਲ ਨਗਾਰੇ। 
ਸੰਖ ਝਾਂਝ ਅਰੁ ਢੋਲ ਬਜਾਇ। _ਚਮਕਿ ਚਲੇ _ਚੌਗੁਨ ਕਰਿ ਚਾਇ। ੩੨੮। 


ਡਵਰੂ ਕਹ? ਗੁੜਗੁੜੀ ਬਾਜੈ। ਠੋਕਿ ਭੁਜਾ ਰਨ ਮੋ ਭਟ ਗਾਜੈ। 
ਮੁਰਜ _ਉਪੰਗ _ਮੁਰਲਿਯੈ _ਘਨੀ। _ਭੇਰ ਝਾਂਜ _ਬਾਜੈ _ਰੁਨਝੁਨੀ। _੩੨੯। 


ਕਹੀ ਤੂੰਬਰੇ _ਬਜੈ _ਅਪਾਰਾ। _ਬੇਨ _ਬਾਸੁਰੀ ਕਹੂੰ _ਹਜਾਰਾ। 
ਸੁਤਰੀ ਫੀਲ ਨਗਾਰੇ _ਘਨੇ। _ਅਮਿਤ ਕਾਨ੍ਹਰੇ ਜਾਤ ਨ _ਗਨੇ। _੩੩0। 


ਸਿੰਘ _ਬਾਹਨੀ ਧੁਜਾ _ਬਿਰਾਜੈ। ਜਾਹਿ _ਬਿਲੋਕ ਦੈਤ ਦਲ ਭਾਜੈ। _੩੩੧। 


ਬਹੁ ਅਸੁਰ ਸੰਘਾਰੇ। ਤਿਲ ਤਿਲ ਪ੍ਰਾਇ ਰਥੀ ਕਰਿ ਡਾਰੇ। 


ਤਨ ਸੁਭਟ ਪ੍ਰਹਾਰੇ। ਟੂਕ ਟੂਕ ਕਰਿ ਪ੍ਰਿਥੀ ਪਛਾਰੇ। 
ਤੇ ਗਹਿ ਕਿਤਨ ਪਛਾਰਾ। _ਸਤੂ _ਸੈਨ ਤਿਲ ਤਿਲ ਕਰਿ ਡਾਰਾ। ੩੩੩। 


ਚਰਿਤ੍ਰ ਪਾਖਿਆਨ ੬੬੩ 


ਉਸ ਭਿਆਨਕ ਯੁੱਧ _ਵਿਚ ਘੋਰ ਵਾਜੇ _ਵਜਣ _ਲਗੇ। ਚੌਹਾਂ ਪਾਸੇ _ਰਥਾਂ ਵਾਲੇ ਬਾਂਕੇ 
ਸੂਰਮੇ ਗਜਣ _ਲਗੇ। (ਉਨ੍ਹਾਂ ਨੇ ਹੱਥ ਵਿਚ) ਤ੍ਰਿਸ਼ੂਲ, _ਬਰਛੇ, _ਕਾਤੀਆਂ ਅਤੇ _ਕਟਾਰਾਂ ਲਈਆਂ 
ਹੋਈਆਂ _ਸਨ। _ਹਠੀਲੇ _ਰਜਵਾੜੇ ਕ੍ਰੋਧਿਤ ਹੋ ਕੇ _ਜੰਗ _ਮਚਾ ਰਹੇ _ਸਨ।੩੨੩। 


ਰਹੀਆਂ _ਸਨ। ਕਿਤੇ ਸੰਖ, _ਭੇਰੀਆਂ, ਪੁਣੋ (ਛੋਟੇ ਢੋਲ) _ਅਤੇ ਢੋਲ _ਵਜ _ਰਹੇ _ਸਨ। ਕਿਤੇ 
ਸੂਰਮੇ _ਡੌਲਿਆਂ ਉਤੇ ਹੱਥ _ਮਾਰ _ਰਹੇ _ਸਨ ਅਤੇ (ਕਿਤੇ) ਰਾਜੇ _ਗਜ _ਰਹੇ _ਸਨ।੩੨੪। 

ਕਿਤੇ ਘੋਰ ਵਾਜੇ ਅਤੇ ਨਗਾਰੇ _ਵਜ ਰਹੇ _ਸਨ। _ਕਿਤੇ ਮਾਰੇ ਹੋਏ ਸੂਰਮੇ ਅਤੇ ਘੋੜੇ 
ਯੁੱਧ-ਭੂਮੀ ਵਿਚ _ਡਿਗੇ ਪਏ _ਸਨ। ਕਿਤੇ ਯੁੱਧ-ਖੇਤਰ ਵਿਚ ਜਵਾਨ _ਘੋੜ-ਸਵਾਰ _ਨਚ _ਰਹੇ 
ਸਨ ਅਤੇ ਕਿਤੇ ਭਿਆਨਕ _ਸੂਰਮੇ _ਯੁੱਧ-ਸਥਲ _ਵਿਚ _ਸ਼ੋਭ _ਰਹੇ _ਸਨ।੩੨੫। 

ਕਿਤੇ ਘੋੜੇ ਮਰੇ ਪਏ ਸਨ ਅਤੇ ਕਿਤੇ ਹਾਥੀ ਘੁੰਮੇਰੀ ਖਾ ਕੇ (ਡਿਗੇ ਪਏ ਸਨ)। ਕਿਤੇ 
ਲਕ ਨਾਲ ਬੈਨ੍ਹੇ ਹੋਏ _ਭਥਿਆਂ ਵਾਲੇ ਸੂਰਮੇ ਮਰੇ _ਪਏ _ਸਨ। _ਕਿਤੇ _ਭਾਰੀ ਭੂਪ ਆਪਣੀਆਂ 
ਭੁਜਾਵਾਂ ਨੂੰ ਠੋਕ _ਕੇ ਗਰਜ _ਰਹੇ ਸਨ। ਕਈ ਸੂਰਮੇ ਯੁੱਧ-ਖੇਤਰ ਵਿਚ ਮਰੇ ਪਏ ਸਨ ਅਤੇ 


ਇਸ ਤਰ੍ਹਾਂ ਜਦੋਂ ਦੈਂਤਾਂ ਨੂੰ ਚੁਣ ਚੁਣ ਕੇ ਮਾਰ ਦਿੱਤਾ ਗਿਆ, (ਤਦੋਂ) ਬਹੁਤ ਕ੍ਰੋਧਵਵਾਨ 
ਹੋ ਕੇ ਹੋਰ ਆ ਗਏ। ਉਹ ਲਕ ਨਾਲ ਭੱਥਾ ਬੰਨ੍ਹ ਕੇ _ਸ਼ੋਭ ਰਹੇ ਸਨ। ਬੇਸ਼ੁਮਾਰ ਯੋਧੇ ਹਾਥੀਆਂ 
ਨੂੰ ਅਗੇ ਕਰ ਕੇ ਚਲ ਰਹੇ ਸਨ।੩੨੭। 

(ਉਨ੍ਹਾਂ ਨੇ) ਆਪਣੇ ਨਾਲ _ਬਹੁਤ ਸਾਰੇ _ਘੋੜ-ਸਵਾਰ ਲਏ ਹੋਏ _ਸਨ। (ਉਹ) ਢੋਲ 
ਅਤੇ ਨਗਾਰੇ ਵਜਾਉਂਦੇ ਹੋਏ _ਉਮਡ ਕੇ ਚਲ ਪਏ ਸਨ। ਉਹ ਸੰਖ, ਝਾਂਝ _ਅਤੇ ਢੋਲ 
ਵਜਾਉਂਦੇ ਹੋਏ ਚੌਗੁਣੇ ਉਤਸਾਹ ਨਾਲ _ਚਲ _ਪਏ _ਸਨ।੩੨੮। 
ਡੌਰੂ ਅਤੇ ਕਿਤੇ ਡੁਗਡੂਗੀ ਵਜ ਰਹੀ ਸੀ। ਯੋਧੇ_ਭੁਜਾਵਾਂ ਨੂੰ ਠੋਕ ਕੇ ਰਣ ਵਿਚ 
ਕਿਤੇ ਬਹੁਤ _ਮੁਰਜ, _ਉਪੰਗ ਅਤੇ _ਮੁਰਲੀਆਂ (ਵਜ ਰਹੀਆਂ _ਸਨ)। (ਕਿਤੇ) 
ਝਾਂਝਾਂ ਨੇ _ਰੁਣਝੁਣ ਲਗਾਈ ਹੋਈ _ਸੀ।੩੨੯। 
ਬੇਅੰਤ _ਤੰਬੂਰੇ _ਵਜ ਰਹੇ ਸਨ, _(ਕਿਤੇ) ਹਜ਼ਾਰਾਂ _ਬੀਨਾਂ _ਅਤੇ _ਬੰਸਰੀਆਂ ਵਜ 
।_ਊਠਾਂ ('ਸੁਤਰੀ”) ਅਤੇ ਹਾਥੀਆਂ ('ਫੀਲ”) ਉਤੇ ਬੈਨ੍ਹੇ ਹੋਏ ਬੇਅੰਤ ਨਗਾਰੇ ਅਤੇ 

ਨੂਰੇ (ਵਿਸ਼ੇਸ਼ ਵਾਜੇ) (ਇਤਨੇ ਅਧਿਕ ਸਨ ਕਿ) ਗਿਣੇ ਨਹੀਂ ਜਾ ਸਕਦੇ ਸਨ।੩੩0। 
ਜਦੋਂ ਇਸ ਤਰ੍ਹਾਂ ਨਾਲ ਯੁੱਧ ਹੋ ਰਿਹਾ ਸੀ, (ਤਦੋਂ ਇਕ) ਦਿਨ ਦੂਲਹ (ਦੇਈ) ਨਾਂ ਦੀ 
ਪੁਗਟ ਹੋਈ। (ਉਹ) ਸ਼ੇਰ ਉਤੇ ਸਵਾਰ ਸੀ ਅਤੇ (ਉਸ ਦੀ) ਧੁਜਾ ਸ਼ੋਭ ਰਹੀ ਸੀ, 
ਵੇਖ ਕੇ ਦੈਂਤ ਦਲ ਭਜ ਰਹੇ _ਸਨ।੩੩੧। 
ਨੇ) ਆਉਂਦਿਆਂ ਹੀ ਬਹੁਤ ਸਾਰੇ ਦੈਂਤ ਮਾਰ ਦਿੱਤੇ ਅਤੇ _ਰਥਾਂ ਵਾਲਿਆਂ ਨੂੰ 
ਦੇ ਬਰਾਬਰ (ਪਾਇ) ਕਰ _ਸੁਟਿਆ। ਕਿਤਨਿਆਂ ਦੀਆਂ ਧੁਜਾਵਾਂ ਕਟ ਦਿੱਤੀਆਂ 
(ਕਈਆਂ ਦੀਆਂ) ਜੰਘਾਂ, ਪੈਰ, _ਸਿਰ _ਅਤੇ _ਭੁਜਾਵਾਂ (ਕਟ _ਸੁਟੀਆਂ)।੩੩੨। 
ਭਾਂਤ ਭਾਂਤ ਦੇ ਸੂਰਮਿਆਂ ਉਤੇ ਵਾਰ ਕੀਤੇ ਅਤੇ ਟੋਟੇ ਟੋਟੇ ਕਰ ਕੇ ਧਰਤੀ ਉਤੇ ਸੁਟ 
ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ ਅਤੇ ਵੈਰੀ ਦੀ_ ਸੈਨਾ ਨੂੰ ਤਿਲ 


ਜਿੰਨਾ ਕਰ _ਦਿੱਤਾ।੩੩੩। 


ਤੀ 
1, 


ਹੀ 


ਕੂੰਗੂੰ %ਕੋਂ ਤੋਂ 


੬੬੪ 


ਸੀ _ਦਸਮ-ਗ੍ਰੰਥ _ਸਾਹਿਬ 


ਝਮਕਤ ਕਹੀ _ਅਸਿਨ ਕੀ _ਧਾਰਾ। _ਭਭਕਤ ਰੁੰਡ ਮੁੰਡ _ਬਿਕਰਾਰਾ। 
ਕੇਤਿਕ ਗਰਜਿ _ਸਸਤੂ _ਕਟਿ _ਸਜਹੀ। _ਅਸਤੁ _ਛੋਰਿ ਕੇਤੇ ਭਟ _ਭਜਹੀ। ੩੩੪। 


ਮਾਰੇ ਪਰੇ ਪ੍ਰਿਥੀ ਪਰ ਕੇਤੇ। ਮਹਾ ਬੀਰ ਬਿਕਰਾਰ ਬਿਚੇਤੇ। 
ਝਿਮਿ ਝਿਮਿ ਗਿਰੈ ਸ੍ਰੋਨ ਜਿਮਿ ਝਰਨਾ। ਭਯੋ ਘੋਰ ਰਨ ਜਾਤ ਨ __ਬਰਨਾ। ੩੩੫। 


ਅਚਿ ਅਚਿ ਰੁਧਰ _ਡਾਕਨੀ ਡਹਕੈ। ਭਖਿ ਭਖਿ ਮਾਸ ਕਾਕ ਕਹੂੰ ਕਹਕੈ। 
ਦਾਰੁਨ ਹੋਤ ਭਯੋ ਤਹ ਜੁਧਾ। ਹਮਰੇ ਬੀਚ ਨ ਆਵਤ ਬੁਧਾ। ੩੩੬। 


ਮਾਰੇ ਪਰੇ ਦੈਤ ਕਹੀ ਭਾਰੇ। _ਗਿਰੇ ਕਾਢਿ ਕਰਿ ਦਾਤ ਡਰਾਰੇ। 
ਸ੍ਰੋਤ ਬਮਤ _ਬਦਨ _ਤੇ _ਏਕਾ। _ਬੀਰ _ਖੇਤ ਬਲਵਾਨ _ਅਨੇਕਾ। _੩੩੭। 


ਬਡੇ ਬਡੇ ਜਿਨ ਕੇ ਸਿਰ ਸੀਗਾ। ਚੋਂਚੈ ਬਡੀ _ਭਾਤਿ ਜਿਨ ਢੀਗਾ। 
ਸ੍ਰੋਤ ਸੇ ਸਰ ਨੈਨ _ਅਪਾਰਾ। _ਨਿਰਖ _ਜਿਨੈ _ਉਪਜਤ ਭੂਮ _ਭਾਰਾ। ੩੩੮। 


ਮਹਾ ਬੀਰ ਤ੍ਰੈ ਲੋਕ _ਅਤੁਲ ਬਲ। _ਅਰਿ ਅਨੇਕ ਜੀਤੇ ਜਿਨ ਜਲ _ਥਲ। 
ਮਹਾ _ਬੀਰ ਬਲਵਾਨ _ਡਰਾਰੇ। _ਚੁਨਿ _ਚੁਨਿ ਬਾਲ _ਬਰਛਿਯਨ _ਮਾਰੇ। ੩੩੯। 


ਕੇਤਿਕ _ਸੁਭਟ ਅਬਿਕਟੇ ਮਾਰੇ। _ਕੇਤਿਕ ਕਰਨ _ਕੇਹਰੀ ਫਾਰੇ। 
ਕੇਤਿਕ ਮਹਾ ਕਾਲ ਅਰਿ ਕੂਟੇ। ਬਾਦਲ ਸੇ ਸਭ ਹੀ ਦਲ ਫੂਟੇ। ੩੪0। 


ਕੇਤੇ ਬੀਰ ਬਰਛਿਯਨ ਮਾਰੇ। ਟੂਕ ਟੂਕ ਕੇਤਿਕ ਕਰਿ ਡਾਰੇ। 
ਕੇਤੇ ਹਨੇ ਖੜਗ _ਕੀ _ਧਾਰਾ। ਲੋਹ _ਕਟੀਲੇ ਸੂਰ _ਅਪਾਰਾ। _੩੪੧। 


ਕੇਤਿਕ ਸੂਲ _ਸੈਹਥੀ _ਹਨੇ। ਸੁੰਦਰ ਸੁਘਰ ਸਿਪਾਹੀ ਬਨੇ। 
ਇਹ ਬਿਧਿ ਪਰੇ ਸੁ ਬੀਰ ਪ੍ਹਾਰੇ। ਭੂਮਿ ਚਾਲ ਮਨੋਂ ਗਿਰੇ ਮੁਨਾਰੇ। ੩੪੨। 


ਇਹ ਬਿਧਿ ਗਿਰੇ ਬੀਰ ਰਨ ਭਾਰੇ। ਜਨੁ ਨਗ ਇੰਦੂ ਬਜੂ ਭੇ ਮਾਰੇ। 


੨ 


ਟੂਕ ਟੂਕ ਜੂਝੇ ਹ੍ਰੈ ਘਨੇ। ਜਾਨੁਕ ਗੌਸ ਕੁਤਬ ਸੇ _ਬਨੇ। ੩੪੩। 


ਸੋਨ ਪੁਲਿਤ ਹ੍ਹੈ ਕਿਤੇ ਪਰਾਏ। _ਚਾਚਰਿ ਖੇਲਿ ਮਨੋ ਘਰ ਆਏ। 
ਭਾਜਤ ਭਏ _ਬਿਮਨ ਹ੍ਹੈ ਐਸੇ। ਦਰਬ _ਹਰਾਇ _ਜੁਆਰੀ ਜੈਸੇ। ੩੪੪। 


ਜੋ ਜੂਝੇ ਸਨਮੁਖ ਅਸ ਧਾਰਾ। ਤਿਨ ਕਾ ਪਲ ਮੋ ਭਯੋ ਉਧਾਰਾ। 
ਇਹ ਜਗ ਤੇ _ਬਿਲਖਤ ਨਹਿ _ਭਏ। _ਚੜਿ _ਬਿਵਾਨ ਸੁਰਲੋਕ ਸਿਧਏ। _੩੪੫। 


ਚਰਿਤ੍ਰ ਪਾਖਿਆਨ ੬੬੫ 


ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ _ਰਹੀਆਂ _ਸਨ। (ਕਿਤੇ) ਭਿਆਨਕ _ਸਿਰ ਅਤੇ 
ਧੜ _ਭਭਕ ਰਹੇ _ਸਨ। ਕਿਤਨੇ ਲਕ ਨਾਲ _ਸ਼ਸਤੁ _ਸਜਾ ਕੇ ਗਜ ਰਹੇ ਸਨ ਅਤੇ ਕਿਤਨੇ 
ਸੂਰਮੇ _ਅਸਤੁ _ਛਡ _ਕੇ ਭਜ ਰਹੇ ਸਨ।੩੩੪। 

ਕਿਤਨੇ ਮਹਾਨ _ਅਤੇ _ਵਿਕਰਾਲ _ਸੂਰਮੇ ਮਾਰੇ _ਹੋਏ _ਧਰਤੀ ਉਤੇ _ਬੇਸੁੱਧ _ਪਏ _ਸਨ। 
(ਉਨ੍ਹਾਂ ਦੇ ਸ਼ਰੀਰਾਂ ਤੋਂ) _ਝਰਨਿਆਂ ਵਾਂਗ _ਲਹੂ _ਝਿਮ _ਝਿਮ _ਕਰਦਾ _ਝਰ _ਰਿਹਾ _ਸੀ। _ਬਹੁਤ 
ਘਮਸਾਨ ਯੁੱਧ _ਹੋਇਆ, ਜਿਸ _ਦਾ ਵਰਣਨ ਨਹੀਂ ਕੀਤਾ ਜਾ _ਸਕਦਾ।੩੩੫। 

(ਕਿਤੇ) ਡਾਕਣੀਆਂ (ਚੁੜੇਲਾਂ) ਲਹੂ ਪੀ ਪੀ ਕੇ ਡਹਿਕ ਰਹੀਆਂ ਸਨ। _ਕਿਤੇ ਕਾਂ ਮਾਸ 
ਖਾ ਖਾ ਕੇ ਕਾਂ-ਕਾਂ ਕਰ ਰਹੇ ਸਨ। ਉਥੇ ਬਹੁਤ ਭਿਆਨਕ ਯੁੱਧ ਹੋਇਆ। (ਉਸ ਦਾ 
ਅਨੁਮਾਨ ਲਗਾ ਸਕਣਾ) ਮੇਰੀ ਬੁੱਧੀ ਵਿਚ ਨਹੀਂ ਆਉਦਾ।੩੩੬। 

ਕਿਤੇ ਵੱਡੇ ਦੈਂਤ ਮਾਰੇ ਪਏ ਸਨ ਅਤੇ ਕਿਤੇ ਭਿਆਨਕ ਦੰਦ _ਕਢ ਕੇ _ਡਿਗੇ ਪਏ 
ਹਨ। ਕੁਝ ਇਕ ਬਲਵਾਨ ਯੁੱਧ ਵਿਚ ਮੂੰਹ ਤੋਂ ਲਹੂ _ਦੀ ਉਲਟੀ _ਕਰ ਰਹੇ _ਸਨ।੩੩੭। 

ਜਿਨ੍ਹਾਂ _ਦੈੱਤਾਂ ਦੇ ਸਿਰਾਂ ਉਤੇ ਵੱਡੇ ਵੱਡੇ ਸਿੰਗ ਸਨ ਅਤੇ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ 
ਵਾਂਗ ਵੱਡੀਆਂ _ਸਨ। (ਉਨ੍ਹਾਂ ਦੇ) ਲਹੂ ਰੰਗੇ ਨੈਣ ਸਰੋਵਰ ਵਰਗੇ ਵੱਡੇ ਸਨ ਜਿਨ੍ਹਾਂ ਨੂੰ ਵੇਖ 
ਕੇ ਭਾਰਾ ਭਰਮ ਪੈਦਾ ਹੁੰਦਾ ਸੀ।੩੩੮। 

(ਉਹ ਦੈਂਤ) ਬਹੁਤ ਵੱਡੇ ਯੋਧੇ ਅਤੇ ਅਤੁਲ ਬਲ ਵਾਲੇ ਸਨ, ਜਿਨ੍ਹਾਂ ਨੇ ਜਲ ਥਲ ਵਿਚ 
ਅਨੇਕ _ਵੈਰੀ ਜਿਤ _ਲਏ _ਸਨ। _(ਉਹ) ਮਹਾਬੀਰ, ਬਲਵਾਨ ਅਤੇ _ਡਰ ਪੈਦਾ ਕਰਨ ਵਾਲੇ 
ਸਨ। (ਉਨ੍ਹਾਂ ਨੂੰ) ਬਾਲਾ (ਦੂਲਹ ਦੇਈ) ਨੇ ਚੁਣ ਚੁਣ ਕੇ ਬਰਛੀ ਨਾਲ ਮਾਰਿਆ ਸੀ।੩੩੯। 

ਕਿਤਨਿਆਂ ਸੂਰਮਿਆਂ ਨੂੰ ਸਹਿਜ ਨਾਲ ਮਾਰ ਦਿੱਤਾ ਅਤੇ _ਕਿਤਨਿਆਂ ਦੇ ਕੰਨ ਸ਼ੇਰ ਨੇ 
ਪਾੜ ਦਿੱਤੇ। _ਕਿਤਨਿਆਂ ਵੈਰੀਆਂ ਨੂੰ ਮਹਾ ਕਾਲ ਨੇ _ਕੁਟ ਦਿੱਤਾ। ਬਦਲ ਵਾਂਗ ਸਾਰੇ (ਵੈਰੀ) 
ਦਲ _ ਖੇਰੂੰ ਖੇਰੂੰ ਹੋ __ਗਏ।੩੪0। 

ਕਿਤਨੇ ਸੂਰਮੇ _ਬਰਛੀਆਂ _ਨਾਲ ਮਾਰ _ਦਿੱਤੇ। _ਕਿਤਨਿਆਂ ਨੂੰ ਟੋਟੇ ਟੋਟੇ ਕਰ ਦਿੱਤਾ। 
ਕਿਤਨਿਆਂ ਨੂੰ ਖੜਗ _ਦੀ ਧਾਰ _ਨਾਲ ਮਾਰ _ਦਿੱਤਾ। ਬੇਅੰਤ ਸੂਰਮਿਆਂ ਨੂੰ ਲੋਹੇ ਨਾਲ 
(ਭਾਵ1 ਸ਼ਸਤੁਂ ਨਾਲ) ਕਟ _ਸੁਟਿਆ।੩੪੧। 

ਕਿਤਨੇ ਸੁੰਦਰ ਸੁਘੜ _ਸਿਪਾਹੀ ਬਣੇ ਹੋਏ ਸੂਰਮੇ ਸ਼ੂਲ ਅਤੇ ਸੈਹਥੀ ਨਾਲ ਮਾਰ ਦਿੱਤੇ। 
ਇਸ ਤਰ੍ਹਾਂ _(ਸ਼ਸਤ੍ਰਾਂ _ਦੇ ਵਾਰਾਂ ਨਾਲ) ਪ੍ਰਹਾਰੇ ਹੋਏ ਸੂਰਮੇ _ਡਿਗੇ ਪਏ _ਸਨ। (ਇੰਜ ਲਗਦਾ 
ਸੀ) ਮਾਨੋ ਭੂਚਾਲ ਆਉਣ _ਨਾਲ ਮੁਨਾਰੇ _ਡਿਗੇ ਪਏ _ਹੋਣ।੩੪੨। 

ਇਸ ਤਰ੍ਹਾਂ ਵੱਡੇ ਵੱਡੇ ਸੂਰਮੇ ਯੁੱਧ ਵਿਚ _ਡਿਗੇ ਪਏ ਸਨ, ਮਾਨੋ ਇੰਦਰ ਨੇ _ਬਜੂ _ਨਾਲ 
ਪਰਬਤ ਤੋੜੇ ਹੋਣ। (ਉਹ) ਟੋਟੇ ਟੋਟੇ ਹੋਏ ਬਹੁਤ ਮਰੇ ਪਏ ਸਨ, ਮਾਨੋ _ਗੋਂਸ ਕੁਤਬ ਵਾਂਗ 
(ਜੰਮੇ ਦੀ ਨਮਾਜ਼ ਵੇਲੇ ਬੰਦਗੀ ਵਿਚ ਅੰਗਾਂ _ਦੀ) ਸਥਿਤੀ ਬਣੀ ਹੋਈ _ਹੋਵੇ।੩੪੩। 

ਕਈ ਲਹੂ ਨਾਲ _ਲਿਬੜੇ ਭਜੇ ਜਾ ਰਹੇ ਹਨ, ਮਾਨੋ ਹੋਲੀ ਖੇਡ ਕੇ ਘਰ ਆਏ ਹੋਣ। 
(ਉਹ) ਅਜਿਹੇ _ਬੇਮਨੇ ਹੋ ਕੇ ਭਜ _ਰਹੇ ਸਨ, ਜਿਸ ਤਰ੍ਹਾਂ ਧਨ ਹਾਰ ਕੇ ਜੁਆਰੀਆਂ (ਭਜ 
ਤੁਰਦਾ ਹੈ)।੩੪੪। 

ਜੋ ਤਲਵਾਰ ਦੀ _ਸਾਹਮਣਿਓ' ਧਾਰ ਸਹਿ _ਕੇ ਜੂਝਦਾ ਸੀ, ਉਸ ਦਾ ਪਲ ਵਿਚ ਉੱਧਾਰ 
ਹੋ ਜਾਂਦਾ ਸੀ। ਉਹ _ਇਸ ਸੰਸਾਰ ਵਿਚ _ਬਿਲਖਦੇ ਨਹੀਂ, _ਸਗੋ'_ਬਿਮਾਨ ਵਿਚ ਚੜ੍ਹ ਕੇ 
ਸਵਰਗ ਨੂੰ ਜਾਂਦੇ _ਸਨ।੩੪੫। 


੬੬੬ 


ਸੀ _ਦਸਮ-ਗ੍ੂੰਥ _ਸਾਹਿਬ 


ਸੋਫੀ ਜੇਤੇ ਭਜਤ ਪ੍ਰਹਾਰੇ। ਤੇ ਲੈ ਬਡੇ ਨਰਕ ਮੋ ਡਾਰੇ। 
ਸਾਮੁਹਿ ਹ੍ਹੈ ਜਿਨਿ ਦੀਨੇ ਪ੍ਰਾਨਾ। ਤਿਨ ਨਰ _ਬੀਰ _ਬਰੰਗਨਿ _ਨਾਨਾ। _੩੪੬। 


ਸੂਰ ਬਡੇ ਰਨ ਮਚੇ ਬਿਕਟ ਅਤਿ। ਧਾਇ ਧਾਇ ਕਰ ਪਰੇ ਬਿਕਟ ਮਤਿ। 

ਮਾਰਿ ਮਾਰਿ _ਕਰਿ ਸਕਲ ਪੁਕਾਰਾ। ਦੁੰਦਭਿ ਢੋਲ _ਦਮਾਮੋ _ਭਾਰਾ। ੩੪੮। 
ਹਾਕਿ ਹਾਕਿ ਹਥਿਯਾਰ ਪ੍ਰਹਾਰੇ। _ਬੀਨਿ _ਬੀਨਿ _ਬਾਨਨ ਤਨ ਮਾਰੇ। 

ਝੁਕਿ ਝੁਕਿ _ਹਨੇ ਸੈਹਥੀ ਘਾਇਨ। _ਜੂਝੈ ਅਧਿਕ _ਦੁਬਹਿਯਾ _ਚਾਇਨ। _੩੪੯। 
ਕਹੀ ਪਰੇ _ਹਾਥਿਨ ਕੇ ਸੁੰਡਾ। ਬਾਜੀ ਰਥੀ ਗਜਨ ਕੇ ਮੁੰਡਾ। 

ਝੁੰਡ ਪਰੇ ਕਹੀ ਜੂਝਿ ਜੁਝਾਰੇ। ਤੀਰ ਤੁਫੰਡ ਤੁਪਨ ਕੇ ਮਾਰੇ। ੩੫0। 

ਬਹੁ _ਜੂਝੇ ਇਹ _ਭਾਤਿ _ਸਿਪਾਹੀ। _ਭਾਤਿ _ਭਾਤਿ ਧੁਜਨੀ ਰਿਪੁ ਗਾਹੀ। 

ਉਤ _ਕੀਯ _ਸਿੰਘ _ਬਾਹਨੀ ਕੋਪੈ। ਇਤਿ _ਅਸਿਧੁਜ ਲੈ ਧਾਯੋ _ਧੋਧੈ। ੩੫੧। 
ਕਹੂੰ _ਲਸੈ ਰਨ ਖੜਗ _ਕਟਾਰੀ। ਜਾਨੁਕ _ਮਛ _ਬੈਧੇ ਮਧਿ _ਜਾਰੀ। 

ਸਿੰਘ ਬਾਹਨੀ ਸਤੁ _ਬਿਹੈਡੇ। ਤਿਲ ਤਿਲ ਪ੍ਰਾਇ ਅਸੁਰ ਕਰਿ _ਖੰਡੇ। ੩੫੨। 


ਕਹੂੰ _ਪਾਖਰੈ ਕਟੀ ਬਿਰਾਜੈ। _ਬਖਤਰ ਕਹੂੰ _ਗਿਰੇ ਨਰ ਰਾਜੈ। 
ਕਹੂੰ ਚਲਤ _ਸ੍ਰੋਨਤ ਕੀ _ਧਾਰਾ। ਛੁਟਤ _ਬਾਗ _ਮੋ _ਜਨਕੁ _ਫੁਹਾਰਾ। ੩੫੩। 


ਕਹੂੰ _ਡਾਕਨੀ ਸ੍ਰੋਨਤ ਪੀਯੈ। _ਝਾਕਨਿ ਕਹੂੰ ਮਾਸ _ਭਖਿ ਜੀਯੈ। 
ਕਾਕਨਿ _ਕਹੂੰ _ਫਿਰੈ _ਕਹਕਾਤੀ। ਪ੍ਰੇਤ _ਪਿਸਾਚਨ _ਡੋਲਤ _ਮਾਤੀ। _੩੫੪। 


ਹਸਤ _ਫਿਰਤ ਪ੍ਰੇਤਨ ਕੀ _ਦਾਰਾ। _ਡਾਕਨਿ _ਕਹੂੰ _ਬਜਾਵਤ _ਤਾਰਾ। 
ਜੋਗਿਨ ਫਿਰੈ ਕਹੂੰ _ਮੁਸਕਾਤੀ। _ਭੂਤਨ ਕੀ ਇਸਤ੍ਰੀ ਮਦ ਮਾਤੀ। _੩੫੫। 


ਫਿਰਤ ਡਕਾਰ ਕਹੂੰ ਰਨ ਡਾਕਨਿ। ਮਾਸ ਅਹਾਰ ਕਰਤ _ਕਹੂੰ _ਝਾਕਨਿ। 
ਪ੍ਰੇਤ _ਪਿਸਾਚ _ਹਸੇ _ਕਿਲਕਾਰੈ। _ਕਹੂੰ _ਮਸਾਨ _ਕਿਲਕਟੀ _ਮਾਰੈ। _੩੫੬। 


ਕਢੈ ਦੈਤ ਰਨ ਦਾਤ _ਬਿਹਾਰਤ। ਭੂਤ ਪ੍ਰੇਤ _ਤਾਲੀ ਕਹ _ਮਾਰਤ। 
ਉਲਕਾ _ਪਾਤ _ਹੋਤ _ਆਕਾਸਾ। ਅਸੁਰ ਸੈਨ ਇਹ ਬਿਧਿ ਭਯੋ _ਨਾਸਾ। _੩੫੭। 


ਚਰਿਤ੍ਰ ਪਾਖਿਆਨ ੬੬੭ 


ਨਰਕ _ਵਿਚ ਸੁਟ ਦਿੱਤਾ _ਗਿਆ। ਜਿਨ੍ਹਾਂ ਨੇ ਸਾਹਮਣੇ ਹੋ. ਕੇ ਪ੍ਰਾਣ ਨਿਛਾਵਰ ਕੀਤੇ, ਉਨ੍ਹਾਂ 
ਪੁਰਸ਼ਾਂ ਨੂੰ ਅਨੇਕ _ਤਰ੍ਹਾਂ ਦੀਆਂ _ਅਪੱਛਰਾਵਾਂ ਨੇ _ਵਰ _ਲਿਆ।੩੪੬। 

ਕਿਤਨੇ ਬਜੁ ਅਤੇ ਬਾਣਾਂ ਨਾਲ ਵਿੰਨਹੋ_ਗਏ ਸਨ ਅਤੇ ਕਈ _ਧਰਤੀ ਉਤੇ ਡਿਗੇ ਪਏ 
ਸਨ। ਕਈ ਮਹਾ _ਰਥੀ_ਬਾਣਾਂ (ਦੇ ਭਥਿਆਂ) ਨੂੰ ਬੰਨ੍ਹੇ ਹੋਇਆਂ ਧਰਤੀ ਉਤੇ ਡਿਗੇ ਪਏ ਸਨ, 
ਪਰ ਫਿਰ ਵੀ (ਉਨ੍ਹਾਂ ਨੇ) ਨਿਸ਼ਾਣਾ ਬੈਨ੍ਹਿਆ ਹੋਇਆ _ਸੀ।੩੪੭। 

ਬਹੁਤ ਸੂਰਮਿਆਂ ਨੇ _ਡਰਾਉਣਾ ਯੁੱਧ ਮਚਾਇਆ ਹੋਇਆ _ਸੀ। _ਉਹ ਕਠੋਰ ਬੁੱਧੀ 
ਵਾਲੇ ਇਕ ਦੂਜੇ ਉਤੇ ਭਜ ਭਜ ਕੇ ਵਾਰ ਕਰ ਰਹੇ ਸਨ। ਨਗਾਰੇ, ਢੋਲ ਅਤੇ _ਦਮਾਮੇ ਵਜ 
ਰਹੇ ਸਨ ਅਤੇ ਸਾਰੇ (ਸੂਰਮੇ) 'ਮਾਰੋ ਮਾਰੋ” ਪੁਕਾਰ ਰਹੇ _ਸਨ।੩੪੮। 

ਵੰਗਾਰ ਵੰਗਾਰ ਕੇ ਹਥਿਆਰ ਚਲਾ ਰਹੇ ਸਨ ਅਤੇ (ਸੂਰਮਿਆਂ ਦੇ ਸ਼ਰੀਰਾਂ ਉਤੇ) ਚੁਣ 
ਚੁਣ ਕੇ ਤੀਰ ਚਲਾ ਰਹੇ ਸਨ। ਝੁਕ ਝੁਕ ਕੇ ਬਰਛੀਆਂ ਮਾਰ ਕੇ ਘਾਇਲ ਕਰ ਰਹੇ ਸਨ ਅਤੇ 
ਬਹੁਤ _ਚਾਓ _ਨਾਲ ਦੋਹਾਂ _ਬਾਂਹਵਾਂ ਨਾਲ _ਲੜਨ ਵਾਲੇ _ਸੂਰਮੇ _ਮਾਰੇ ਜਾ ਰਹੇ __ਸਨ।੩੪੯। 
ਕਿਤੇ ਹਾਥੀਆਂ _ਦੀਆਂ ਸੁੰਢਾਂ ਪਈਆਂ _ਸਨ। _ਕਿਤੇ ਘੋੜਿਆਂ, _ਰਥਵਾਨਾਂ ਅਤੇ _ਹਾਥੀਆਂ 
ਪਏ ਹੋਏ ਸਨ। ਕਿਤੇ ਤੀਰਾਂ, ਬੰਦੂਕਾਂ ਅਤੇ ਤੋਪਾਂ ਨਾਲ ਮਾਰੇ ਹੋਏ ਸੂਰਮਿਆਂ ਦੇ ਝੁੰਡਾਂ 
ਪਏ ਹੋਏ _ਸਨ।੩੫0। 

ਇਸ ਤਰ੍ਹਾਂ ਬਹੁਤ ਸਿਪਾਹੀ ਮਾਰੇ _ਗਏ _ਅਤੇ ਭਾਂਤ ਭਾਂਤ _ਨਾਲ ਵੈਰੀ ਦੀ ਸੈਨਾ ਨੂੰ 
ਗਾਹਿਆ _ਗਿਆ। _ਉਧਰ _ ਸ਼ੇਰ _ਉਤੇ ਸਵਾਰੀ ਕਰਨ _ਵਾਲੀ _(ਦੂਲਹ ਦੇਈ) ਕ੍ਰੋਧ ਵਿਚ ਆ 
ਅਤੇ ਇਧਰ _ਮਹਾ ਕਾਲ _(ਅਸਿਧੁਜ”) ਤਲਵਾਰ ਲੈ _ਕੇ ਪੈ _ਗਿਆ।੩੫੧। 
ਕਿਤੇ ਯੁੱਧ-ਭੂਮੀ _ਵਿਚ _ਖੜਗਾਂ ਅਤੇ _ਕਟਾਰਾਂ ਚਮਕ _ਰਹੀਆਂ _ਸਨ। _(ਇੰਜ ਲਗਦਾ 
ਸੀ) ਮਾਨੋ ਮੌਛਲੀਆਂ ਜਾਲ _ਵਿਚ ਬੰਨ੍ਹੀਆਂ (ਭਾਵ _ਫਸੀਆਂ) ਹੋਣ। ਸ਼ੇਰ _ਦੀ ਸਵਾਰੀ ਕਰਨ 
ਵਾਲੀ _(ਦੂਲਹ ਦੇਈ) ਨੇ ਵੈਰੀਆਂ ਨੂੰ ਨਸ਼ਟ ਕਰ _ਦਿੱਤਾ ਅਤੇ ਦੈਂਤਾਂ ਨੂੰ ਤਿਲ ਤਿਲ ਦੇ 
ਬਰਾਬਰ ਟੁਕੜੇ ਟੁਕੜੇ _ਕਰ ਦਿੱਤਾ।੩੫੨। 

ਕਿਤੇ (ਘੋੜਿਆਂ ਦੀਆਂ) ਝੁਲਾਂ _ਕਟੀਆਂ ਪਈਆਂ ਸਨ ਅਤੇ ਕਿਤੇ ਯੋਧੇ _ਕਵਚਾਂ ਸਮੇਤ 
ਡਿਗੇ _ਹੋਏ _ਸ਼ੋਭਦੇ _ਸਨ। _ਕਿਤੇ ਲਹੂ ਦੀਆਂ _ਤਤੀਰੀਆਂ _ਚਲ ਰਹੀਆਂ _ਸਨ। _(ਇੰਜ ਲਗਦਾ 
ਸੀ) ਮਾਨੋ ਬਾਗ਼ ਵਿਚ _ਫਵਾਰਾ ਚਲ ਰਿਹਾ _ਹੋਵੇ।੩੫੩। 

ਕਿਤੇ ਚੁੜੇਲਾਂ ਲਹੂ _ਪੀ ਰਹੀਆਂ _ਸਨ। _ਕਿਤੇ ਗਿਰਝਾਂ ਜੀ ਭਰ ਕੇ ਮਾਸ ਖਾ ਰਹੀਆਂ 
ਸਨ। ਕਿਤੇ _ਕਾਉਣੀਆਂ ਕਾਂ ਕਾਂ ਕਰਦੀਆਂ ਹੋਈਆਂ ਫਿਰ ਰਹੀਆਂ _ਸਨ। ਕਿਤੇ ਪ੍ਰੇਤ _ਅਤੇ 
ਪਿਸਾਚ _ਮਦਮਸਤ ਹੋਕੇ ਡੋਲ ਰਹੇ ਸਨ।੩੫੪। 

(ਕਿਤੇ) ਪ੍ਰੇਤਾਂ ਦੀਆਂ ਇਸਤਰੀਆਂ _ਹਸਦੀਆਂ ਫਿਰਦੀਆਂ _ਸਨ ਅਤੇ _ਕਿਤੇ _ਡਾਕਣੀਆਂ 


ਕਿਤੇ ਭੂਤਾਂ ਦੀਆਂ ਇਸਤਰੀਆਂ _(ਭੂਤਨੀਆਂ) ਮਦਮਸਤ (ਘੁੰਮ ਰਹੀਆਂ _ਸਨ)।੩੫੫। 
ਮਾਸ ਦਾ ਭੋਜਨ ਕਰ ਰਹੀਆਂ _ਸਨ। _ਕਿਤੇ ਪ੍ਰੇਤ _ਅਤੇ _ਪਿਸਾਚ _ਕਿਲਕਾਰੀਆਂ ਮਾਰ ਕੇ ਹਸ 
ਰਹੇ _ਸਨ। ਕਿਤੇ _ਮਸਾਨ (ਪ੍ਰੇਤ) _ਕਿਲਕਾਰੀਆਂ ਮਾਰ ਰਹੇ _ਸਨ।੩੫੬। 
(ਕਿਤੇ) ਦੈਂਤ ਰਣ-ਭੂਮੀ ਵਿਚ ਦੰਦ ਕਢ ਕੇ ਫਿਰ ਰਹੇ ਸਨ ਅਤੇ ਭੂਤ ਪ੍ਰੇਤ ਤਾੜੀਆਂ 
ਸਨ। ਆਕਾਸ਼ ਤੋਂ ਤਾਰੇ ਅਥਵਾ _ਅੰਗਾਰੇ _(“ਉਲਕਾ”) ਡਿਗਦੇ _ਸਨ। _ਇਸ ਤਰ੍ਹਾਂ 
ਦਾ ਨਾਸ ਹੋ ਗਿਆ।੩੫੭। 


੬੬੮ ਸੀ _ਦਸਮ-ਗ੍ੂੰਥ _ਸਾਹਿਬ 


ਬਹਤ ਅਮਿਤ ਰਨ ਪਵਨ ਪ੍ਚੰਡਾ। _ਦਿਖਿਯਤ ਪਰੇ _ਸੁਭਟ ਖੰਡ _ਖੰਡਾ। 
ਕਾਕਨਿ _ਕੁਹਕਿ _ਮਾਨਵਤਿ _ਤਾਤੀ। ਫਾਗੁਨ ਜਾਨੁ _ਕੋਕਿਲਾ _ਮਾਤੀ। _੩੫੮। 


ਇਹ ਬਿਧਿ ਸ੍ਰੋਨ ਕੁੰਡਿ ਭਰਿ ਗਯੋ। ਦੂਸਰ ਮਾਨਸਰੋਵਰ ਭਯੋ। 
ਸੇਤ ਛਤ੍ਹ ਤਹ ਹੰਸ _ਬਿਰਾਜੈ। ਅਨਤ _ਸਾਜ _ਜਲਜਿਯ ਸੇ _ਰਾਜੈ। ੩੫੯। 


ਟੂਕ ਟੂਕ ਦੰਤੀ ਕਹੂੰ ਭਏ। ਤਿਲ ਤਿਲ ਪ੍ਰਾਇ ਸੁਭਟ ਹ੍ਹੈ ਗਏ। 
ਸ੍ਰੋਤ ਧਾਰਿ ਬਹੀ ਇਕ ਬਾਰਾ। ਭਈ ਧੂਰਿ ਰਨ ਕੀ ਸਭ ਗਾਰਾ। ੩੬0। 


ਨੇਜਬਾਜ ਬਹੁ ਬੀਰ ਸੰਘਾਰੇ। ਪ੍ਰੋਏ ਬਰਾ _ਸੀਖ _ਭਟਿਯਾਰੇ। 
ਟੂਕ ਟੂਕ ਭਟ ਰਨ ਹ੍ਹੈ ਰਹੇ। ਜਿਨ ਕੇ ਘਾਵ ਸਰੋਹਿਨ ਬਹੇ। ੩੬੧। 


ਇਹ ਬਿਧਿ ਅਮਿਤ ਕੋਪ ਕਰਿ _ਕਾਲਾ। _ਕਾਢਤ ਭਯੋ _ਦਾਤ _ਬਿਕਰਾਲਾ। 
ਛਿਪੂ _ਹਨੇ ਛਿਨ ਮਾਝ _ਛਤ੍ਰਾਲੇ। ਸੂਰਬੀਰ ਬਲਵਾਨ _ਮੁਛਾਲੇ। _੩੬੨। 


ਦੁਹੁੰ ਅਧਿਕ ਰਨ _ਕਿਯੋ __ਅਪਾਰਾ। ਦਾਨਵ ਮਰਤ ਭਯੋ ਨਹਿ _ਮਾਰਾ। 


ਤਬ ਅਸਿਧੁਜ ਅਸ ਮੌਤ੍ਰ _ਬਿਚਾਰੋ। ਜਿਹ ਬਿਧਿ ਤੇ ਦਾਨਵਹਿ ਸੰਘਾਰੋ। ੩੬੩। 


ਸਰਬਾਕਰਖਨ _ਕਿਯ _ਅਸਿਧੁਜ _ਜਬ। _ਉਪਜਤ ਤੇ ਰਹਿ ਗਏ ਅਸੁਰ _ਤਬ। 
ਆਗ੍ਯਾ ਬਹੁਰਿ ਕਾਲਿ ਕਹ _ਦਈ। _ਸਤੂ _ਸੈਨ _ਭਛਨ ਕਰਿ ਗਈ। _੩੬੪। 


ਏਕੈ ਅਸੁਰ ਤਬੈ ਰਹਿ ਗਯੋ। ਤ੍ਰਾਸਿਤ ਅਧਿਕ ਚਿਤ ਮਹਿ _ਭਯੋ। 
ਹਾਇ ਹਾਇ ਕਸ ਕਰੌ ਉਪਾਵਾ। ਅਸ ਕੋਈ ਚਲਤ ਨੇ ਮੇਰਾ ਦਾਵਾ। ੩੬੫। 


ਦੰਹਰਾ 
ਮਹਾ ਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ। 
ਔਰ ਨ _ਉਪਜਾ ਦੂਸਰ ਜਗ _ਭਛਿਯੋ ਸਭੈ _ਬਨਾਇ। ੩੬੬। 
ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ _ਬਨਾਇ। 
ਤਿਨ ਪਰ _ਅਪਨੋ ਹਾਥ ਦੈ _ਅਸਿਧੁਜ _ਲੇਤ _ਬਚਾਇ। _੩੬੭। 


ਚੱਪਾਣ 
ਦੁਸਟ ਦੈਤ ਕਛੂ _ਬਾਤ ਨ ਜਾਨੀ। ਮਹਾ ਕਾਲ ਤਨ ਪੁਨਿ ਰਿਸਿ ਠਾਨੀ। 


ਬਲ _ਅਪਬਲ _ਅਪਨੋ _ਨ__ਬਿਚਾਰਾ। ਗਰਬ _ਠਾਨਿ _ਜਿਯ _ਬਹੁਰਿ _ਹੰਕਾਰਾ। ੩੬੮। 


ਰੇ ਰੇ ਕਾਲ ਫੂਲਿ ਜਿਨਿ ਜਾਹੂ। ਬਹੁਰਿ _ਆਨਿ ਸੰਗਰਾਮ ਮਚਾਹੂ। 
ਏਕ ਨਿਦਾਨ ਕਰੋ ਰਨ ਮਾਹੀ। ਕੈ ਅਸਿਧੁਜਿ ਕੈ ਦਾਨਵ ਨਾਹੀ। ੩੬੯। 


ਚਰਿਤ੍ਰ ਪਾਖਿਆਨ ੬੬੯ 


ਰਣ-ਭੂਮੀ ਵਿਚ ਬਹੁਤ ਤੇਜ਼ ਹਵਾ ਚਲ _ਰਹੀ _ਸੀ। (ਉਥੇ) ਟੁਕੜੇ ਟੁਕੜੇ ਹੋਏ ਪਏ 
ਸੂਰਮੇ ਦਿਖ _ਰਹੇ _ਸਨ। _ਮਾਨਮਤੀਆਂ _ਕਾਉਣੀਆਂ _ਤਿਖੀ ਸੁਰ ਵਿਚ ਕਾਂ ਕਾਂ ਕਰ ਰਹੀਆਂ 
ਸਨ, ਮਾਨੋ _ਫਗਣ ਦੇ ਮਹੀਨੇ ਵਿਚ _ਕੋਇਲਾਂ ਮਸਤ ਹੋ ਕੇ ਬੋਲ ਰਹੀਆਂ ਹੋਣ।੩੫੮। 

ਇਸ ਤਰ੍ਹਾਂ ਲਹੂ ਦਾ ਕੁੰਡ ਭਰ ਗਿਆ, (ਮਾਨੋ) ਦੂਜਾ _ਮਾਨਸਰੋਵਰ ਹੋ ਗਿਆ ਹੋਵੇ। 
ਟੁਟੇ ਹੋਏ (ਸਫ਼ੈਦ) ਛਤ੍ਹ _ਹੰਸਾਂ ਵਰਗੇ _ਸ਼ੋਭ _ਰਹੇ _ਸਨ ਅਤੇ ਹੋਰ _ਸਾਜ਼-ਸਾਮਾਨ _ਜਲ-ਜੀਵਾਂ 
(ਜਲ-ਜਿਯ”) ਵਰਗਾ ਲਗ ਰਿਹਾ _ਸੀ।੩੫੯। 

ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ ਅਤੇ ਸੂਰਮੇ ਤਿਲ ਤਿਲ ਦੇ ਬਰਾਬਰ ਹੋਏ ਪਏ 
ਸਨ। ਇਕ ਪਾਸੇ ਲਹੂ _ਦੀ ਧਾਰ ਵਗ ਰਹੀ ਸੀ, (ਜਿਸ ਕਰ ਕੇ) ਰਣ ਦੀ ਮਿੱਟੀ ਗਾਰਾ 
ਬਣੀ ਪਈ _ਸੀ।੩੬0। 

ਨੇਜ਼ਾ-ਬਾਜ਼ਾਂ ਨੇ ਬਹੁਤ ਸੂਰਮੇ ਮਾਰ ਦਿੱਤੇ ਸਨ (ਮਾਨੋ) ਭਠਿਆਰਾਂ ਨੇ ਸੀਖਾਂ ਵਿਚ ਵੜੇ 
ਪਰੋਏ ਹੋਏ ਹੋਣ। ਰਣ ਵਿਚ ਸੂਰਮੇ ਟੁਕੜੇ ਟੁਕੜੇ ਹੋਏ ਪਏ _ਸਨ, ਜਿਨ੍ਹਾਂ _ਦੇ ਜ਼ਖ਼ਮਾਂ _ਉਤੇ 
ਸਰੋਹੀ (ਤਲਵਾਰ) _ਵਗੀ _ਸੀ।੩੬੧। 

ਇਸ ਤਰ੍ਹਾਂ ਨਾਲ _ਕਾਲ ਬਹੁਤ ਕ੍ਰੋਧ ਕਰ ਕੇ ਭਿਆਨਕ ਦੰਦ _ਕਢਣ _ਲਗਾ। _ਛਿਣ 
ਭਰ ਵਿਚ ਛੇਤੀ ਨਾਲ ਛਤ੍ਹਾਂ ਵਾਲੇ ਮਾਰ ਦਿੱਤੇ ਜੋ ਸੂਰਬੀਰ, ਬਲਵਾਨ ਅਤੇ ਮੁਛੈਲ ਸਨ।੩੬੨। 


ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ ਜਿਸ ਤਰ੍ਹਾਂ ਕਿ ਦੈੱਤਾਂ ਨੂੰ ਮਾਰਿਆ ਜਾ 
ਸਕੇ।੩੬੩। 

ਜਦ ਮਹਾ ਕਾਲ ਨੇ (ਆਪਣੀ ਸ਼ਕਤੀ ਨਾਲ) _ਸਾਰਿਆਂ ਨੂੰ ਖਿਚ _ਲਿਆ। ਤਦ 
ਪੈਦਾ ਹੋਣੇ ਬੰਦ ਹੋ ਗਏ। ਫਿਰ ਉਸ ਨੇ “ਕਾਲਿ” ਨੂੰ ਆਗਿਆ ਦਿੱਤੀ। ਉਹ ਵੈਰੀ ਦੀ 
ਨੂੰ ਖਾ ਗਈ।੩੬੪। 

ਤਦ ਇਕੋ ਦੈਂਤ ਰਹਿ ਗਿਆ। ਉਹ ਮਨ ਵਿਚ ਬਹੁਤ ਡਰਿਆ। “ਹਾਇ ਹਾਇ” ਕਰਦਾ 
ਹੋਇਆ ਸੋਚਣ ਲਗਾ ਕਿ ਕੀ ਉਪਾ ਕੀਤਾ ਜਾਏ। ਹੁਣ ਮੇਰਾ ਕੋਈ ਦਾਵਾ (ਜਾਂ ਦਾਓ) ਨਹੀਂ 
ਚਲਦਾ।੩੬੫। 
ਦੰਹਰਾ 

ਮਹਾ ਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਦੁ 
(ਦੈਂਤ) ਜਗਤ _ਵਿਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ।੩੬੬। ਜੋ 
ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ _ਕਰਦੇ ਹਨ, ਉਨ੍ਹਾਂ ਨੂੰ ਆਪਣਾ ਹੱਥ ਦੇ ਕੇ 
ਅਸਿਧੁਜ ਬਚਾ ਲੈਂਦਾ ਹੈ।੩੬੭। 
ਚੱਪਣਾ 

ਦੁਸ਼ਟ ਦੈਂਤ ਨੇ ਕੋਈ ਗੌਲ ਨ ਸਮਝੀ। ਮਹਾ ਕਾਲ ਪਤਿ (ਉਸ ਨੇ) ਫਿਰ ਰੋਹ ਪਾਲ 
ਲਿਆ। _(ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨ __ਵਿਚਾਰਿਆ। ਮਨ ਵਿਚ _ਬਹੁਤ 
ਅਭਿਮਾਨ ਅਤੇ ਹੰਕਾਰ _ਠਾਨ ਲਿਆ।੩੬੮। 

(ਅਤੇ ਕਹਿਣ ਲਗਾ--) ਹੇ ਕਾਲ! ਐਵੇਂ ਫੁਲਿਆ ਨ ਫਿਰ, (ਮੇਰੇ ਨਾਲ) ਆ ਕੇ ਫਿਰ ਯੁੱਧ 
ਕਰ। (ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ _ਜਾਏ। ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ।੩੬੯। 


੬੭0 ਸੀ _ਦਸਮ-ਗ੍ਰੰਥ _ਸਾਹਿਬ 


ਏਕ _ਪਾਵ _ਤਜਿ ਜੁਧ ਨ ਭਾਜਾ। ਮਹਾਰਾਜ ਦੈਤਨ ਕਾ _ਰਾਜਾ। 
ਆੰਤੌ _ਗੀਧ ਗਗਨ ਲੈ _ਗਏ। _ਬਾਹਤ _ਬਿਸਿਖ ਤਊ ਹਠ _ਭਏ। ੩੭0। 


ਅਸੁਰ _ਅਮਿਤ ਰਨ ਬਾਨ _ਚਲਾਏ। _ਨਿਰਖਿ _ਖੜਗਧੁਜ _ਕਾਟਿ _ਗਿਰਾਏ। 
ਬੀਸ _ਸਹਸੂ ਅਸੁਰ ਪਰ _ਬਾਨਾ। ਸੀ _ਅਸਿਧੁਜ ਛਾਡੇ ਬਿਧਿ ਨਾਨਾ। _੩੭੧। 


ਮਹਾ ਕਾਲ ਪੁਨਿ ਜਿਯ ਮੈ ਕੋਪਾ। ਧਨੁਖ ਟੰਕੋਰ ਬਹੁਰਿ ਰਨ ਰੋਪਾ। 
ਏਕ ਬਾਨ ਤੇ ਧੁਜਹਿ ਗਿਰਾਯੋ। ਦੁਤਿਯ ਸਤੁ _ਕੋ ਸੀਸ _ਉਡਾਯੋ। _੩੭੨। 


ਦੁਹੂੰ ਬ਼ਿਸਿਖ ਕਰਿ 
ਚਾਰਹਿ ਬਾਨ ਚਾਰ 


ਬਹੁਰਿ ਅਸੁਰ ਕਾ _ਕਾਟਸਿ ਮਾਥਾ। ਸ੍ਰੀ _ਅਸਿਕੇਤਿ ਜਗਤ ਕੇ _ਨਾਥਾ। 
ਦੁਤਿਯ ਬਾਨ ਸੋ ਦੋਊ ਅਰਿ ਕਰ। ਕਾਟਿ ਦਯੋ _ਅਸਿਧੁਜ ਨਰ _ਨਾਹਰ। _੩੭੪। 
ਪੁਨਿ ਰਾਛਸ ਕਾ _ਕਾਟਾ ਸੀਸਾ। ਸ੍ਰੀ _ਅਸਿਕੇਤੁ ਜਗਤ ਕੇ ਈਸਾ। 
ਪੁਹਪਨ _ਬ੍ਰਿਸਟਿ ਗਗਨ _ਤੇ ਭਈ। _ਸਭਹਿਨ ਆਨਿ _ਬਧਾਈ _ਦਈ। _੩੭੫। 
ਧੰਨ੍ਯ _ਧੰਨ੍ਯ _ਲੋਗਨ _ਕੇ _ਰਾਜਾ। _ਦੁਸਟਨ _ਦਾਹ _ਗਰੀਬ _ਨਿਵਾਜਾ। 
ਅਖਲ ਭਵਨ ਕੇ _ਸਿਰਜਨਹਾਰੇ। _ਦਾਸ ਜਾਨਿ ਮੁਹਿ ਲੇਹੁ _ਉਬਾਰੇ। _੩੭੬। 


ਰਥ ਚਕੂ। ਕਾਟਿ ਦਏ ਛਿਨ ਇਕ ਮੈ ਬਕੂ। 


ਦੈ 
ਵ 
ਹੂੰ _ਬਾਜਾ। ਮਾਰ ਦਏ ਸਭ ਜਗ ਕੇ _ਰਾਜਾ। _੩੭੩। 


ਕਾਝੂਯਂ ਭਾਲ _ਲੌਨਤਾੰ 


ਚੱਧਾਣ? 
ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ। 
ਤਵ _ਚਰਨਨ _ਮਨ ਰਹੈ _ਹਮਾਰਾ। _ਅਪਨਾ _ਜਾਨ _ਕਰੋਂ _ਪ੍ਰਤਿਪਾਰਾ। ੩੭੭। 


ਹਮਰੇ ਦੁਸਟ ਸਭੈ ਤੁਮ ਘਾਵਹੁ। ਆਪੁ ਹਾਥ ਦੈ ਮੋਹਿ ਬਚਾਵਹੁ। 
ਸੁਖੀ ਬਸੈ ਮੋਰੋ _ਪਰਿਵਾਰਾ। ਸੇਵਕ _ਸਿਖ੍ਯ _ਸਭੈ _ਕਰਤਾਰਾ। _੩੭੮। 
ਮੋ ਰਛਾ ਨਿਜੁ ਕਰ ਦੈ ਕਰਿਯੈ। ਸਭ ਬੈਰਿਨ ਕੌ ਆਜ ਸੰਘਰਿਯੈ। 
ਪੂਰਨ ਹੋਇ ਹਮਾਰੀ ਆਸਾ। _ਤੋਰਿ ਭਜਨ ਕੀ ਰਹੈ _ਪਿਯਾਸਾ। ੩੭੯। 


ਤੁਮਹਿ ਛਾਡਿ ਕੋਈ ਅਵਰ ਨ ਧ੍ਯਾਊ। ਜੋ ਬਰ ਚਾਹੋ ਸੁ ਤੁਮ ਤੇ ਪਾਊ। 
ਸੇਵਕ _ਸਿਖ੍ਯ ਹਮਾਰੇ _ਤਾਰਿਯਹਿ। _ਚੁਨ _ਚੁਨ ਸਤ _ਹਮਾਰੇ _ਮਾਰਿਯਹਿ। _੩੮॥0। 


ਆਪੁ ਹਾਥ _ਦੈ ਮੁਝੈ ਉਬਰਿਯੈ। ਮਰਨ ਕਾਲ ਕਾ ਤ੍ਰਾਸ ਨਿਵਰਿਯੈ। 
ਹੂਜੋ ਸਦਾ ਹਮਾਰੇ _ਪਛਾ। ਸ੍ਰੀ _ਅਸਿਧੁਜ ਜੂ _ਕਰਿਯਹੁ _ਰਛਾ। _੩੮੧। 


ਰਾਖਿ ਲੇਹੁ ਮੁਹਿ ਰਾਖਨਹਾਰੇ। ਸਾਹਿਬ ਸੰਤ ਸਹਾਇ ਪਿਯਾਰੇ। 
ਦੀਨਬੰਧੁ _ਦੁਸਟਨ ਕੇ _ਹੰਤਾ। ਤੁਮ ਹੋ ਪੁਰੀ _ਚਤੁਰਦਸ _ਕੰਤਾ। ੩੮੨। 


ਚਰਿਤ੍ਰ ਪਾਖਿਆਨ ੬੭੧ 


(ਉਹ) ਦੈਂਤਾਂ ਦਾ ਰਾਜਾ ਇਕ ਵੀ ਪੈਰ ਪਿਛੇ ਕਰ ਕੇ ਯੁੱਧ ਤੋਂ ਨ ਭਜਿਆ। ਭਾਵੇਂ 
ਉਸ ਦੀਆਂ ਆਂਦਰਾਂ _ਗਿੱਧਾਂ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ, ਤਾਂ ਵੀ ਉਹ ਹਠ 
ਪੂਰਵਕ ਬਾਣ _ਚਲਾਉ'ਦਾ _ਰਿਹਾ।੩੭0। 

ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ, ਪਰ _ਖੜਗਧੁਜ _(ਮਹਾ__ਕਾਲ) 
ਨੇ ਵੇਖ ਕੇ ਕਟ ਸੁਟੇ। ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ ਵੀਹ ਹਜ਼ਾਰਾ 
ਬਾਣ _ਦੈੱਤ ਉਤੇ ਛਡੇ।੩੭੧। 

ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ 
ਜਮਾ _ਦਿੱਤਾ। (ਉਸ ਨੇ) ਇਕ ਬਾਣ ਨਾਲ (ਦੈੱਤ ਦਾ) ਝੰਡਾ ਡਿਗਾ_ਦਿੱਤਾ। ਦੂਜੇ ਨਾਲ ਵੈਰੀ 
ਦਾ ਸਿਰ ਉਡਾ ਦਿੱਤਾ।੩੭੨। 

ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ) ਇਕ ਛਿਣ ਵਿਚ ਕਟ ਦਿੱਤੇ। ਚਾਰ 
ਤੀਰਾਂ ਨਾਲ ਚੌਹਾਂ ਹੀ ਘੋੜਿਆਂ ਨੂੰ ਸਾਰੇ ਜਗਤ ਦੇ ਰਾਜੇ ਨੇ _ਮਾਰ _ਦਿੱਤਾ।੩੭੩। 


ਫਿਰ ਜਗਤ ਦੇ ਨਾਥ _ਅਸਿਕੇਤੁ ਨੇ (ਬਾਣ ਮਾਰ ਕੇ) ਦੈਂਤ ਦਾ ਮੌਥਾ ਕਟ _ਦਿੱਤਾ। 
ਅਤੇ ਦੂਜੇ _ਬਾਣ _ਨਾਲ ਮਨੁੱਖਾਂ ਦੇ ਰਾਜੇ _ਅਸਿਧੁਜ ਨੇ ਵੈਰੀ ਦੇ ਹੱਥ _ਕਟ ਸੁਟੇ।੩੭੪। 


ਫਿਰ ਜਗਤ ਦੇ ਸੁਆਮੀ _ਅਸਿਕੇਤੁ ਨੇ _ਰਾਖਸ਼ ਦਾ ਸੀਸ _ਕਟ ਦਿੱਤਾ। ਆਕਾਸ਼ ਤੋਂ 
ਫੁਲਾਂ ਦੀ ਬਰਖਾ _ਹੋਈ। ਸਾਰਿਆਂ ਨੇ ਆ ਕੇ ਵਧਾਈ ਦਿੱਤੀ।੩੭੫। 


(ਅਤੇ _ਕਿਹਾ--) ਹੇ ਲੋਕਾਂ ਦੇ ਰਾਜੇ! ਤੁਸੀਂ _ਧੰਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ 
ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ 
ਮੇਰੀ ਰਖਿਆ _ਕਰੋਂ।੩੭੬। 
ਕਵੀ ਨੰ ਲੰਨਤਾਂ ਕੱਠੰ-- 
ਜੱਪਣਾ 

(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋਂ। (ਤਾਂ ਜੋ) ਮੇਰੇ ਚਿਤ ਦੀ 
ਇੱਛਾ ਪੂਰੀ ਹੋ _ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਆਪਣਾ ਜਾਣ 
ਕੇ ਮੇਰੀ ਪ੍ਰਤਿਪਾਲਨਾ _ਕਰੋਂ।੩੭੭। 

ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ _ਕਰੋਂ। ਮੈਨੂੰ ਆਪਣਾ ਹੱਥ ਦੇ ਕੇ 
ਬਚਾਓ। ਹੇ ਕਰਤਾਰ! ਮੇਰਾ ਪਰਿਵਾਰ, ਸੇਵਕ, _ਸਿੱਖ _ਸਭ _ਸੁਖੀ ਵਸਦੇ _ਰਹਿਣ।੩੭੮। 

ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ। ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ। 
ਮੇਰੀ ਆਸ ਪੂਰੀ ਹੋ _ਜਾਏ। (ਸਦਾ) ਤੇਰੇ ਭਜਨ ਲਈ (ਅਥਵਾ _ਭਗਤੀ ਲਈ) _ਪਿਆਸ 
(ਤੀਬਰ ਇੱਛਾ) ਬਣੀ _ਰਹੇ।੩੭੯। 

ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨ _ਕਰਾਂ। ਜੋ ਵਰ ਚਾਹਵਾਂ, ਤੁਹਾਡੇ ਤੋਂ 
ਪ੍ਰਾਪਤ ਕਰਾਂ। ਮੇਰੇ ਸੇਵਕਾਂ ਅਤੇ ਸਿੱਖਾਂ ਨੂੰ _(ਭਵਸਾਗਰ ਵਿਚੋਂ) ਤਾਰ _ਦਿਓ। ਮੇਰੇ ਵੈਰੀਆਂ 
ਚੁਣ ਚੁਣ ਕੇ ਮਾਰ _ਦਿਓ।੩੮0। 

ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ। ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ। ਹੇ 
ਅਸਿਧੁਜ ਜੀ! ਸਦਾ ਮੇਰੇ ਪੌਖ ਵਿਚ ਰਹੋ ਅਤੇ ਮੇਰੀ ਰਖਿਆ _ਕਰੋਂ।੩੮੧। 

ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ। (ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) 
ਅਤੇ ਪਿਆਰੇ ਸਹਾਇਕ ਹੋ। (ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ। ਤੁਸੀਂ ਹੀ 
ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ।੩੮੨। 


॥%੨ < 


੬੭੨ ਸੀ _ਦਸਮ-ਗ੍ੂੰਥ _ਸਾਹਿਬ 


ਕਾਲ ਪਾਇ ਬ੍ਰਹਮਾ _ਬਪੁ _ਧਰਾ। ਕਾਲ ਪਾਇ ਸਿਵ ਜੂ ਅਵਤਰਾ। 


ਕਾਲ ਪਾਇ ਕਰਿ ਬਿਸਨ ਪ੍ਰਕਾਸਾ। ਸਕਲ _ਕਾਲ ਕਾ _ਕੀਯਾ _ਤਮਾਸਾ। ੩੮੩। 


ਜਵਨ ਕਾਲ ਜੋਗੀ ਸਿਵ ਕੀਯੋ। ਬੇਦ ਰਾਜ ਬ੍ਰਹਮਾ ਜੂ ਥੀਯੋ। 
ਜਵਨ ਕਾਲ ਸਭ _ਲੋਕ _ਸਵਾਰਾ। ਨਮਸਕਾਰ ਹੈ _ਤਾਹਿ _ਹਮਾਰਾ। ੩੮੪। 


ਜਵਨ ਕਾਲ _ਸਭ _ ਜਗਤ _ਬਨਾਯੋ। _ਦੇਵ ਦੈਤ ਜਛਨ _ਉਪਜਾਯੋ। 
ਆਦਿ ਅੰਤਿ ਏਕੈ _ਅਵਤਾਰਾ। ਸੋਈ _ਗੁਰੂ _ਸਮਝਿਯਹੁ _ਹਮਾਰਾ। ੩੮੫। 


ਨਮਸਕਾਰ ਤਿਸ ਹੀ ਕੋ __ਹਮਾਰੀ। ਸਕਲ ਪਰਜਾ ਜਿਨ ਆਪ _ਸਵਾਰੀ। 
ਸਿਵਕਨ ਕੋ _ਸਿਵਗੁਨ ਸੁਖ ਦੀਯੋ। _ਸਤੁਨ ਕੋ ਪਲ ਮੋ ਬਧ _ਕੀਯੋ। _੩੮੬। 


ਘਟ ਘਟ ਕੇ ਅੰਤਰ ਕੀ _ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ। 
ਚੀਟੀ ਤੇ ਕੁੰਚਰ ਅਸਥੂਲਾ। ਸਭ _ਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ। ੩੮੭। 


ਸੰਤਨ ਦੁਖ ਪਾਏ ਤੇ ਦੁਖੀ। ਸੁਖ ਪਾਏ ਸਾਧਨ ਕੇ _ਸੁਖੀ। 
ਏਕ ਏਕ ਕੀ ਪੀਰ ਪਛਾਨੈ। ਘਟ ਘਟ ਕੇ ਪਟ ਪਟ ਕੀ _ਜਾਨੈ। ੩੮੮। 


ਜਬ _ਉਦਕਰਖ _ਕਰਾ _ਕਰਤਾਰਾ। ਪੂਜਾ _ਧਰਤ _ਤਬ ਦੇਹ _ਅਪਾਰਾ। 
ਜਬ _ਆਕਰਖ _ਕਰਤ ਹੋ ਕਬਹੂੰ। ਤੁਮ ਮੈ ਮਿਲਤ ਦੇਹ ਧਰ ਸਭਹੂੰ। ੩੮੯। 


ਜੇਤੇ ਬਦਨ ਸ੍ਰਿਸਟਿ ਸਭ _ਧਾਰੈ। ਆਪੁ ਆਪੁਨੀ ਬੂਝਿ _ਉਚਾਰੈ। 


ਤੁਮ ਸਭ ਹੀ ਤੇ ਰਹਤ ਨਿਰਾਲਮ। ਜਾਨਤ ਬੇਦ ਭੇਦ ਅਰੁ ਆਲਮ। _੩੯0। 


ਨਿਰੰਕਾਰ ਨ੍ਰਿਬਿਕਾਰ ਨਿਿਲੰਭ। ਆਦਿ _ਅਨੀਲ _ਅਨਾਦਿ _ਅਸੰਭ। 
ਤਾ ਕਾ ਮੂੜ ਉਚਾਰਤ ਭੇਦਾ। ਜਾ ਕੋ ਭੇਵ ਨ ਪਾਵਤ ਬੇਦਾ। ੩੯੧। 


ਕੌ ਕਰਿ ਪਾਹਨ _ਅਨੁਮਾਨਤ। ਮਹਾ ਮੂੜ _ਕਛੁ _ਭੇਦ ਨ _ਜਾਨਤ। 
ਮਹਾਦੇਵ ਕੌ ਕਹਤ ਸਦਾ ਸਿਵ। ਨਿਰੰਕਾਰ ਕਾ _ਚੀਨਤ ਨਹਿ _ਭਿਵ। ੩੯੨। 


ਆਪੁ _ਆਪੁਨੀ ਬੁਧਿ ਹੈ ਜੇਤੀ। ਬਰਨਤ ਭਿੰਨ ਭਿੰਨ ਤੁਹਿ ਤੇਤੀ। 
ਤੁਮਰਾ ਲਖਾ ਨ ਜਾਇ ਪਸਾਰਾ। ਕਿਹ ਬਿਧਿ _ਸਜਾ ਪ੍ਰਥਮ _ਸੰਸਾਰਾ। ੩੯੩। 


ਏਕੈ ਰੂਪ ਅਨੂਪ ਸਰੂਪਾ। ਰੰਕ ਭਯੋ ਰਾਵ ਕਹੀ ਭੂਪਾ। 
ਅੰਡਜ _ਜੇਰਜ _ਸੇਤਜ _ਕੀਨੀ। _ਉਤਭੁਜ _ਖਾਨਿ ਬਹੁਰਿ ਰਚਿ _ਦੀਨੀ। ੩੯੪। 


ਚਰਿਤ੍ਰ ਪਾਖਿਆਨ ੬੭੩ 


ਸਮਾਂ ਆਣ ਤੇ ਹੀ ਬ੍ਹਮਾ ਨੇ ਸ਼ਰੀਰ ਧਾਰਨ ਕੀਤਾ। ਸਮਾਂ ਪਾ ਕੇ ਹੀ ਸ਼ਿਵ ਜੀ ਨੇ 
ਅਵਤਾਰ _ਧਾਰਿਆ। ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ। (ਹੇ ਮਹਾਕਾਲ! 
ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ।੩੮੩। 


ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ 
ਬਣਾਇਆ ਹੈ। ਜਿਸ _ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ _ਸੈਵਾਰਿਆ ਹੈ, ਉਸ ਨੂੰ ਮੇਰਾ 

ਪ੍ਰਨਾਮ ਹੈ।੩੮੪। 
ਕੀਤੇ। 


ਜਿਸ _ਕਾਲ ਨੇ ਸਾਰਾ ਜਗਤ ਬਣਾਇਆ ਅਤੇ ਦੇਵਤੇ, ਦੈਂਤ ਤੇ _ਯਕਸ਼ ਪੈਦਾ 
(ਜੋ) ਆਦਿ ਤੋਂ ਅੰਤ ਤਕ _ਅਵਤਰਿਤ _ਹੈ _(ਭਾਵ[1 ਪ੍ਕਾਸ਼ਮਾਨ ਹੈ), ਉਸੇ ਨੂੰ _ਮੇਰਾ 
ਸਮਝੋ।੩੮੫। 

ਉਸ_ ਨੂੰ ਮੇਰਾ ਨਮਸਕਾਰ ਹੈ, ਜਿਸ ਨੇ ਸਾਰੀ ਪੂਜਾ ਨੂੰ ਬਣਾਇਆ ਹੈ। (ਹੇ ਪਰਮ 
ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ ਅਤੇ 
ਕੀਤਾ ਹੈ।੩੮੬। 

(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ ਅਤੇ 
ਪਛਾਣਦੇ ਹੋ। ਕੀੜੀ ਤੋ ਲੈ ਕੇ ਵਡਾਕਾਰੇ ਹਾਥੀ ਤਕ, ਸਭ 
ਸੰਨ ਹੁੰਦੇ ਹੋ।੩੮੭। 

ਸੰਤਾਂ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ 
ਸੁਖੀ ਹੁੰਦੇ ਹੋ। (ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ ਅਤੇ ਹਰ ਇਕ ਦੇ ਅੰਦਰ 
ਪਰਦਿਆਂ (ਵਿਚ ਲੁਕੇ ਭੇਦਾਂ ਨੂੰ) ਜਾਣਦੇ ਹੋ।੩੮੮। 

ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ, ਤਦ ਸਾਰੀ ਪੂਜਾ (ਆਪਣੀ) 
ਅਪਾਰ ਹੋਂਦ ਧਾਰਨ ਕਰਦੀ ਹੈ। ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) _ਖਿਚਦੇ ਹੋ, (ਤਦ) 
ਤੁਹਾਡੇ ਵਿਚ ਸਾਰੇ ਆਕਾਰ _(ਦੇਹ-ਧਾਰੀ) ਸਮਾ ਜਾਂਦੇ ਹਨ।੩੮੯। 

ਸ੍ਰਿਸ਼ਟੀ ਵਿਚ ਜਿਤਨੇ ਵੀ _ਸਭ ਮੂੰਹ (“ਬਦਨ”) ਬਣੇ _ਹੋਏ ਹਨ, (ਉਨ੍ਹਾਂ ਸਭ ਨੇ) 
ਆਪਣੀ ਆਪਣੀ _ਸੂਝ ਅਨੁਸਾਰ (ਤੇਰੇ ਗੁਣਾਂ ਦਾ) ਗਾਇਨ ਕੀਤਾ ਹੈ। ਤੁਸੀਂ _ਸਾਰਿਆਂ ਤੋਂ 
ਬੇਲਾਗ ਰਹਿੰਦੇ ਹੋ। (ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ 
ਹਨ।੩੯0। 

(ਹੇ ਪਰਮ ਸੌਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ”), ਆਦਿ (ਸਰੂਪ), 
ਅਨੀਲ _(ਉਜਲੇ), _ਅਨਾਦਿ, _ਅਸੰਭ _(ਜਨਮ _ਰਹਿਤ) ਹੋ। ਮੂਰਖ ਲੋਗ ਉਸ ਦੇ ਭੇਦ ਦਾ 
ਵਰਣਨ ਕਰਦੇ ਹਨ, ਜਿਸ _ਦਾ ਭੇਦ ਵੇਦ ਵੀ ਨਹੀਂ ਪਾ ਸਕੇ _ਹਨ।੩੯੧। 

(ਜੋ) ਉਸ ਦਾ ਅਨੁਮਾਨ ਪਥਰ ਵਿਚ ਕਰਦੇ ਹਨ, _(ਉਹ) ਮਹਾ ਮੂਰਖ (ਉਸ ਦਾ) 
ਕੁਝ ਵੀ ਭੇਦ ਨਹੀਂ ਜਾਣਦੇ। ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) 
ਕਹਿੰਦੇ ਹਨ, ਪਰ ਨਿਰੰਕਾਰ _ਦਾ ਭੇਦ ਨਹੀਂ ਸਮਝਦੇ।੩੯੨। 

(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ, (ਉਹ) ਤੁਹਾਡਾ ਭਿੰਨ ਭਿੰਨ ਵਰਣਨ 
ਕਰਦੇ _ਹਨ। (ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ ਕਿ _ਕਿਸ ਤਰ੍ਹਾਂ 
ਪਹਿਲਾਂ ਸੰਸਾਰ ਸਾਜਿਆ ਗਿਆ।੩੯੩। 

(ਤੇਰਾਂ) ਇਕੋ ਰੂਪ ਅਨੇਕ ਸਰੂਪਾਂ ਵਾਲਾ ਹੈ। (ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ 
ਅਤੇ _ਕਿਤੇ ਰਾਜੇ _ਕਹੀਦੇ _ਹੋ। (ਤੁਸੀਂ ਪਹਿਲਾਂ) ਅੰਡਜ, _ਜੇਰਜ _ਅਤੇ _ਸੇਤਜ (ਖਾਣੀਆਂ ਦੀ 
ਰਚਨਾ) ਕੀਤੀ ਅਤੇ ਫਿਰ _ਉਤਭੁਜ _ਖਾਣੀ ਦੀ ਰਚਨਾ ਕਰ _ਦਿੱਤੀ।੩੯੪। 


ਚੇਗੇ ਮਾੜੇ 
ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ 


ਰੀ 02੧੨ 


੬੭੪ 


ਸੀ _ਦਸਮ-ਗ੍ਰੰਥ _ਸਾਹਿਬ 


ਕਹੁ ਫੂਲਿ ਰਾਜਾ ਹ੍ਹੈ ਬੈਠਾ। ਕਹੂੰ ਸਿਮਟਿ ਭਯੋ ਸੰਕਰ ਇਕੈਠਾ। 
ਸਗਰੀ ਸ੍ਰਿਸਟਿ _ਦਿਖਾਇ _ਅਚੰਭਵ। _ਆਦਿ ਜੁਗਾਦਿ ਸਰੂਪ _ਸੁਯੰਭਵ। _੩੯੫। 


ਅਬ _ਰਛਾ ਮੇਰੀ ਤੁਮ ਕਰੋ। _ਸਿਖ੍ਯ ਉਬਾਰਿ _ਅਸਿਖ੍ਯ ਸੰਘਰੋ। 
ਦੁਸਟ ਜਿਤੇ _ਉਠਵਤ _ਉਤਪਾਤਾ। _ਸਕਲ _ਮਲੇਛ _ਕਰੋ__ਰਣ _ਘਾਤਾ। _੩੯੬। 


ਜੇ ਅਸਿਧੁਜ ਤਵ ਸਰਨੀ ਪਰੇ। ਤਿਨ ਕੇ ਦੁਸਟ ਦੁਖਿਤ ਹ੍ਹੋ ਮਰੇ। 
ਪੁਰਖ ਜਵਨ ਪਗੁ ਕਰੇ ਤਿਹਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ। ੩੯੭। 


ਜੋ ਕਲਿ ਕੌ ਇਕ ਬਾਰ ਧਿਐਹੈ। ਤਾ ਕੇ ਕਾਲ ਨਿਕਟਿ ਨਹਿ ਐਹੈ। 
ਰਛਾ ਹੋਇ ਤਾਹਿ ਸਭ _ਕਾਲਾ। ਦੁਸਟ ਅਰਿਸਟ ਟਰੇ _ਤਤਕਾਲਾ। _੩੯੮। 


ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ। ਤਾ ਕੇ ਤਾਪ ਤਨਕ ਮਹਿ ਹਰਿ ਹੋ। 
ਰਿਧਿ ਸਿਧਿ ਘਰ ਮੋ ਸਭ ਹੋਈ। ਦੁਸਟ ਛਾਹ ਛ੍ਰੈ ਸਕੈ ਨ ਕੋਈ। ੩੯੯। 


ਏਕ ਬਾਰ _ਜਿਨ ਤੁਮੈ ਸੰਭਾਰਾ। ਕਾਲ ਫਾਸ ਤੇ ਤਾਹਿ ਉਬਾਰਾ। 
ਜਿਨ ਨਰ ਨਾਮ _ਤਿਹਾਰੋ ਕਹਾ। ਦਾਰਿਦ ਦੁਸਟ ਦੋਖ ਤੇ ਰਹਾ। ੪00। 


ਖੜਗਕੇਤੁ ਮੈ ਸਰਨਿ _ਤਿਹਾਰੀ। ਆਪੁ _ਹਾਥ ਦੈ ਲੇਹੁ _ਉਬਾਰੀ। 


ਸਰਬ _ਨੌਰ ਮੋ ਹੋਹੁ ਸਹਾਈ। ਦੁਸਟ ਦੋਖ ਤੇ ਲੇਹੁ ਬਚਾਈ। ੪0੧। 


ਕ੍ਰਿਪਾ ਕਰੀ ਹਮ _ਪਰ _ਜਗਮਾਤਾ। ਗ੍ਰੰਥ _ਕਰਾ ਪੂਰਨ _ਸੁਭਰਾਤਾ। 
ਕਿਲਬਿਖ ਸਕਲ ਦੇਖ ਕੋ __ਹਰਤਾ। ਦੁਸਟ ਦੋਖਿਯਨ ਕੋ _ਛੈ _ਕਰਤਾ। 80੨। 


ਸੀ _ਅਸਿਧੁਜ ਜਬ _ਭਏ _ਦਯਾਲਾ। _ਪੂਰਨ _ਕਰਾ ਗ੍ਰੰਥ _ਤਤਕਾਲਾ। 
ਮਨ _ਬਾਛਤ _ਫਲ ਪਾਵੈ ਸੋਈ। ਦੂਖ ਨ ਤਿਸੈ ਬਿਆਪਤ ਕੋਈ। _੪0੩। 


੭%#=ੜਾਲ਼ 
ਜੋ ਯਾਹਿ ਸੁ ਰਸਨਾ ਪਾਵਈ। 
ਚਿਤ ਲਾਇ _ਚਤੁਰਤਾ ਆਵਈ। 
ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ। 
ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। 808। 

ਚੱਪਣਾ 

ਸੰਬਤ _ਸਤ੍ਹ ਸਹਸ _ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ। 
ਭਾਦੂਵ ਸੁਦੀ _ਅਸਟਮੀ ਰਵਿ _ਵਾਰਾ। ਤੀਰ ਸਤੁਦੂਵ ਗ੍ਰੰਥ _ਸੁਧਾਰਾ। _੪0੫। 


ਗੁਗ 
ਮੂੜ 


੨'% ਤੇ ਤੇ 


/ਛਤਾ ਸੰ ਲਾਰਤ੍ਹ ੫ਖ੍ਹਯਾਨੇ /ਤ੍ਰਯਾ ਲਾਰੇੜ੍ਹ ਅੰਤਾਂ ਭੂਪ ਸੰਠਾਦੇ ਚਾਰ ਸੌਂ ਚਾਰ ਲਾਠਤ੍ਹ ਸਮਤਮਆ 


ਗਤ ਸੁਭਮ ਅਤ/ _5/6/ -੭੪੩੯/ ਨਆਪਤਨ/ 


ਚਰਿਤ੍ਰ ਪਾਖਿਆਨ ੬੭੫ 


ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ ਅਤੇ ਕਿਤੇ ਸਿਮਟ ਕੇ ਸ਼ੰਕਰ ਦੀ 
(ਮੂਰਤੀ ਵਿਚ) ਇਕੱਠੇ ਹੋ ਗਏ ਹੋ _(ਅਰਥਾਂਤਰ[! ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ 
ਹੋ)। (ਤੁਸੀਂ) ਸਾਰੀ ਸ੍ਰਿਸ਼ਟੀ ਦਾ _ਅਚੰਭਾ ਵਿਖਾਇਆ ਹੈ। (ਤੁਸੀਂ) ਮੁਢ ਵਿਚ, ਜੁਗਾਂ ਦੇ 
ਆਰੰਭ _ਵਿਚ ਆਪਣੇ ਆਪ ਹੋਂਦ ਵਿਚ _ਆਣ ਵਾਲੇ ਸਰੂਪ _ਹੋ।੩੯੫। 

(ਤੁਸੀਂ) ਹੁਣ ਮੇਰੀ ਰਖਿਆ ਕਰੋ। (ਤੁਸੀਂ) ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟ 
ਕਰੋ। _ਜਿਤਨੇ ਦੁਸ਼ਟ _ਉਤਪਾਤ _(ਉਪਦ੍ਰ) ਮਚਾਉਂਦੇ ਹਨ, (ਉਨ੍ਹਾਂ) ਸਾਰਿਆਂ _ਮਲੇਛਾਂ ਦਾ _ਰਣ 
ਵਿਚ ਨਾਸ਼ _ਕਰੋ।੩੯੬। 

ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ, ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ 

ਹਨ। (ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ, ਉਨ੍ਹਾਂ ਦੇ ਸਾਰੇ ਸੰਕਟ ਤੁਸੀਂ 


'ਕਲਿ” ਨੂੰ ਇਕ ਵਾਰ ਧਿਆਉਂਦੇ ਹਨ, (ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ। 
ਉਨ੍ਹਾਂ ਸਾਰੇ ਕਾਲਾਂ ਵਿਚ ਰਖਿਆ ਹੁੰਦੀ ਹੈ (ਅਤੇ ਉਨ੍ਹਾਂ ਦੇ) ਦੁਸ਼ਟ ਅਤੇ ਵਿਘਨ ਉਸੇ 
ਵੇਲੇ ਹੋ ਜਾਂਦੇ ਹਨ।੩੯੮। 

(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ, ਉਨ੍ਹਾਂ ਦੇ (ਸਾਰੇ) ਦੁਖ ਛਿਣ ਵਿਚ 
ਹਰੇ ਜਾਂਦੇ ਹਨ। (ਉਨ੍ਹਾਂ ਦੇ) ਘਰ ਵਿਚ ਸਭ _ਰਿਧੀਆਂ ਅਤੇ _ਸਿਧੀਆਂ ਹੋ ਜਾਂਦੀਆਂ ਹਨ ਅਤੇ 


ਕੋਈ ਦੁਸ਼ਟ (ਦੁਸ਼ਮਨ) (ਉਨ੍ਹਾਂ `ਦੀ) _ਪਰਛਾਈ ਨੂੰ `ਵੀ_ ਛੋਹ ਨਹੀਂ ਸਕਦਾ।੩੯੯। 


(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ, _ ਉਸ ਨੂੰ (ਤੁਸੀਂ) 
ਕਾਲ ਦੀ ਫਾਹੀ ਤੋਂ ਬਚਾ _ਲਿਆ। ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ, (ਉਹ) 
ਦਰਿਦੁ (ਗਰੀਬੀ), ਦੁਸ਼ਟ (ਦੁਸ਼ਮਨ) ਅਤੇ ਦੁਖਾਂ ਤੋਂ _ਬਚ _ਗਿਆ।੪00। 

ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾਂ। ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ। 


ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ _ਬਚਾ _ਲਵੋ।੪0੧। 


ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ ('ਸੁਭ- 
ਰਾਤਾ”) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ 


ਅਤੇ ਦੁਸ਼ਟਾਂ (ਵੈਰੀਆਂ) ਅਤੇ _ਦੋਖੀਆਂ ਨੂੰ ਨਸ਼ਟ _ਕਰਨ _ਵਾਲੀ _ਹੈ।੪0੨। 

ਜਦ ਸੀ ਅਸਿਧੁਜ (ਮਹਾ ਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ 
ਮੁਕੰਮਲ ਕਰ _ਲਿਆ। (ਜੋ ਇਸ ਦਾ ਪਠਨ _ਪਾਠਨ ਕਰੇਗਾ) ਉਹ _ਮਨ-ਇੱਛਤ ਫਲ ਪ੍ਰਾਪਤ 
ਕਰੇਗਾ। _ਉਸ ਨੂੰ ਕੋਈ ਵੀ ਦੁਖ ਵਿਆਪਤ _ਨਹੀਂ`_ਹੋਵੇਗਾ।੪0੩। 
੭%#=ੜਾਲ਼ 

ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ _ਲਵੇਗਾ। ਜੇ ਮੂਰਖ ਚਿਤ 
ਲਗਾ ਕੇ _ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ _ਜਾਏਗੀ। ਉਸ ਵਿਅਕਤੀ ਦੇ ਨੇੜੇ 
ਦੁਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇਕ ਵਾਰ ਇਸ ਚੌਪਈ ਦਾ ਪਾਠ _ਕਰੇਗਾ।੪0੪। 
ਜੱਪਣਾ 

(ਪਹਿਲਾਂ) ਸਤਾਰਾਂ ਸੌ ਸੰਮਤ ਕਹੋ ਅਤੇ (ਫਿਰ ਉਸ ਨਾਲ) ਅੱਧਾ ਸੋ (੫0) ਅਤੇ 
ਤਿੰਨ ਕਹੋਂ (ਅਰਥਾਤ! ੧੭੫੩ _ਬਿ.)। ਭਾਦੋ' ਮਹੀਨੇ _ਦੀ ਸੁਦੀ ਅੱਠਵੀਂ ਐਤਵਾਰ ਨੂੰ 
ਸਤਲੁਜ ਨਦੀ ਦੇ ਕੈਢੇ (ਬੈਠ ਕੇ _ਇਹ) ਗੂੰਥ ਸੰਪੂਰਨ _ਕੀਤਾ।੪0੫। 

/ਏਥੋ ਸੰ ਲਾਰਤੁੱਪ/ਸਆਨ ਦੇ ਤੁੰਆ ਗਾਠਤ ਦੇ ਆਹਾ ਭੂਪ ਅੰਵਾਦ ਦੇ 50# ਗਾੰਠਤ ਦੀ ਸਮਾਪਤੀ 

ਆਭ ਲਭ ਹ/ _806/ -੭੫=੩੯/ ਅਮ੪ਤ/ 


੬੭੬ 


ਸੀ _ਦਸਮ-ਗ੍ਰੰਥ ਸਾਹਿਬ 


ਜ਼ਫ਼ਰਨਾਮਹ 


56` ` ਹਕਮਆ ਅੱਤ ਨੀ ਵਾਹ੍ਗ੍ਨ ਲੰਕਾ ਤਹਾ 
ਜ਼ਫ਼ਰਨਾਮਹ ਸੀ ਮੁਖਵਾਕ ਪਾਤਿਸ਼ਾਹੀ ੧0 


ਕਮਾਲੇ ਕਰਾਮਾਤ _ਕਾਯਮ _ਕਰੀਮ। 
ਰਜ਼ਾ _ਬਖ਼ਸ਼ੋ _ਰਾਜ਼ਿਕ _ਰਿਹਾਕੋ" _ਰਹੀਮ। _੧। 
ਅਮਾਂ _ਬਖੁਸ਼ੋ _ਬਖ਼ਸ਼ਿੰਦ ਓ _ਦਸਤਗੀਰ। 
ਰਜ਼ਾ” ਬਖ਼ਸ਼ ਰੋਜ਼ੀ _ਦਿਹੋ ਦਿਲ ਪਜ਼ੀਰ। _੨। 


ਸ਼ਹਿਨਸ਼ਾਹਿ ਖ਼ੂਬੀ ਦਿਹੋਂ ਰਹ ਨਮੂੰ। 
ਕਿ ਬੇਗੂੰਨ _ਬੇਚੂਨ ਚੂੰ _ਬੇਨਮ?। _੩। 
ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼। 
ਖ਼ੁਦਾਵੈਦ _ਬਖਸ਼ਿੰਦਏ ਐਸ਼ੁ _ਅਰਸ਼। _੪। 


ਜਹਾਂ ਪਾਕ _ਜ਼ਬਰਸਤ ਜ਼ਾਹਿਰ _ਜ਼ਹੂਰ। 
੩ਅਤਾ ਮੇ _ਦਿਹਦਦ ਹਮ ਚੁ ਹਾਜ਼ਿਰ _ਹਜ਼ੂਰ। _੫। 
ਅਤਾ _ਬਖੁਸ਼ਓ _ਪਾਕ _ਪਰਵਰਦਿਗਾਰ। 
“ਰਹੀਮ _ਅਸਤੋਂ” ਰੋਜ਼ੀ ਦਿਹੋਂ ਹਰ _ਦਿਯਾਰ। _੬। 


ਕਿ ਸਾਹਿਬ ਦਿਆਰ _ਅਸਤੁ ਆਜ਼ਮ _ਅਜ਼ੀਮ। 
ਕਿ ਹੁਸਨੁਲ ਜਮਾਲ ਅਸਤੁ _ਰਾਜ਼ਕ _ਰਹੀਮ। _੭। 
ਕਿ ਸਾਹਿਬ _ਸ਼ਊਰ _ਅਸਤੁ _ਆਜਿਜ਼ _ਨਿਵਾਜ਼। 
ਗਰੀਬੁਲ _ਪੁਸਤੋ _ਗਨੀਮੁਲ _ਗੁਦਾਜ਼। _੮। 


ਸ਼ਰੀਅਤ ਪ੍ਰਸਤੋ _ਫ਼ਜ਼ੀਲਤ _ਮਆਬ। 

ਹਕੀਕਤ _ਸ਼ਨਾਸੋ _ਨਬੀਉਲ _ਕਿਤਾਬ। _੯। 
ਕਿ _ਦਾਨਿਸ਼ _ਪਿਯੂਹਸਤੁ _ਸਾਹਿਬ _ਸ਼ਊਰ। 
ਹਕੀਕਤ _ਸ਼ਨਾਸਸਤੁ ਜ਼ਾਹਰ _ਜ਼ਹੂਰ। _੧0। 


ਸ਼ਨਾਸਿੰਦਏ ਇਲਮਿ ਆਲਮ _ਖੁਦਾਇ। 
ਕੁਸ਼ਾਇੰਦਏ _ਕਾਰਿ ਆਲਮ _ਕੁਸ਼ਾਇ। _੧੧। 
ਗੁਜ਼ਾਰਿੰਦਏ ਕਾਰਿ ਆਲਮ _ਕਬੀਰ। 
ਸ਼ਨਾਸਿੰਦਏ ਇਲਮਿ ਆਲਮ _ਅਮੀਰ। _੧੨। 


੧. 'ਰਿਹਾਕੁਨ” ੨. “ਖ਼ਤਾ” ੩. “ਉਜ਼ਾਮੀ ਦਿਹੋ” _ ੪. 'ਖੁਦਾਵੰਦ” 


ਜ਼ਫ਼ਰਨਾਮਹ ੬੭੭ 


ਜ਼ਫ਼ਰਨਾਮਹ 


56 ਹਕਨਆ ਅੱਤ ਡੀ ਵਾਹਗੁਰ _ਆੀੰ_ਕੰ ਫਤਹ 
ਜ਼ਫ਼ਰਨਾਮਹ ਸੂ ਮੁਖਵਾਕ _ਪਾਤਿਸਾਹੀ _੧/ 


(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ, ਖ਼ੁਸ਼ੀਆਂ ਬਖਸ਼ਣ ਵਾਲਾ, ਰੋਜ਼ੀ ਦੇਣ 
ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ _ਹੈ।੧। (ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, 
ਖਿਮਾ ਕਰਨ ਵਾਲਾ, ਹੱਥ _(ਭਾਵ-ਬਾਂਹ) ਪਕੜਨ ਵਾਲਾ, ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ 
ਵਾਲਾ, ਮਨ ਨੂੰ ਪਸੰਦ ਆਣ ਵਾਲਾ _ਹੈ।੨। 


(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ, 
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ।੩। (ਉਸ ਪਾਸ) ਨ ਸਾਮਾਨ (ਸਾਜ-ਸੱਜਾ) ਹੈ, ਨ 
ਬਾਜ਼ ਹੈ ਅਤੇ ਨ ਹੀ ਫ਼ੌਜ ਅਤੇ ਗਲੀਚੇ। (ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪੁਦਾਨ 
ਕਰ ਸਕਦਾ ਹੈ।੪। 


(ਉਹ) ਸੈਸਾਰਿਕ ਪ੍ਰਪੰਚ ਤੋਂ _ਪਵਿਤੁ, _ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪੁਗਟ), 
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ _ਹੈ।੫। (ਉਹ) ਦਾਤਾਂ ਦੇਣ ਵਾਲਾ, 
ਪਵਿਤ੍ਰ, ਪਾਲਨਾ ਕਰਨ ਵਾਲਾ, ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ 
ਹੈ।੬। 


(ਉਹ) ਸਭ ਦੇਸ਼ਾਂ ਦਾ ਸੁਆਮੀ, ਵੌਡਿਆਂ ਤੋਂ ਵੀ ਵੱਡਾ, ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ 
ਦੇਣ ਵਾਲਾ ਅਤੇ ਦਿਆਲੂ ਹੈ।੭। (ਉਹ) ਸ੍ਰੇਸ਼ਨ ਅਕਲ ਵਾਲਾ, ਗਰੀਬਾਂ ਦੀ ਦੇਖ-ਭਾਲ ਕਰਨ 
ਵਾਲਾ, _ਨਿਰਧਨਾਂ ਦੀ _ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ।੮। 


(ਉਹ) ਧਰਮ _ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ _ਠਿਕਾਣਾ, ਵਾਸਤਵਿਕਤਾ ਨੂੰ 


ਸਮਝਣ ਵਾਲਾ, _ਨੌਬੀਆਂ ਨੂੰ ਕਿਤਾਬ (ਧਰਮ ਪੁਸਤਕ) _ਪੁਦਾਨ ਕਰਨ _ਵਾਲਾ _ਹੈ।੯। _(ਉਹ) 
ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ _ਦਾ ਸੁਆਮੀ, _ਸਤਿਅਤਾ ਨੂੰ ਪਛਾਣਨ ਵਾਲਾ ਅਤੇ 
ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ _ਹੈ।੧0। 

(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ, ਹਰ ਕੰਮ ਦੀ 
ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ _ਦੇਣ ਵਾਲਾ ਹੈ।੧੧। (ਉਹ) ਸਾਰੇ 
ਦਾ “ਨਾਇਕ” _ਹੈ।੧੨। 


ਦਾਸਤਾਨ 


੬੭੮ 


੧. 'ਬ ਸੁਸਹਫ਼ ਕਸਮ ਖੁਫਯਹ _ਗਰ _ਖੁਰਦਮੇ। ਨ _ਯਕ _ਗਾਮ ਹਮ ਪੇਸ਼ ਅਜ਼ਾਂ ਬੁਰਦਮੇ।” 


੩. 'ਕਮਾਂ” 


ਸੀ _ਦਸਮ-ਗ੍ਰੰਥ ਸਾਹਿਬ 


ਦਾਸ਼ਤਾਨ 
ਮਰਾ __ਏਤਬਾਰੇ ਬਰੀ _ਕਸਮ _ਨੇਸਤ। 
ਕਿ ਏਜ਼ਦ _ਗਵਾਹਸਤੁ _ਯਜ਼ਦਾਂ _ਯਕੇਸਤ। _੧੩। 
ਨ _ਕਤਰਹ ਮਰਾ _ਏਤਬਾਰੇ _ਬਰੋਸਤ। 
ਕਿ ਬਖ਼ਸ਼ੀ ਵ_ਦੀਵਾਂ ਹਮਹ _ਕਿਜ਼ਬਗੋਸ਼ਤ। _੧੪। 


ਕਸੇ _ਕਉਲਿ _ਕੁਰਆਂ _ਕੁਨਦ _ਏਤਬਾਰ। 
ਹਮਾ ਰੋਜ਼ਿ ਆਖਿਰ _ਸ਼ਵਦ ਮਰਦ _ਖ੍ਹਾਰ। _੧੫। 
ਹੁਮਾ ਰਾ ਕਸੇ ਸਾਯਹ _ਆਯਦ _ਬਜ਼ੇਰ। 
ਬਰੋਂ ਦਸਤ _ਦਾਰਦ ਨ ਜ਼ਾਗ਼ੋ _ਦਲੇਰ। _੧੬। 


ਕਸੇ ਪੁਸ਼ਤ _ਉਫ਼ਤਦ _ਪਸੇ _ਸ਼ੇਰਿ ਨਰ। 
ਨਗੀਰਦ _ਸ਼ੁਜ਼ੋ _ ਮੇਸ਼ੋ _ਆਹੂ _ਗੁਜ਼ਰ। _੧੭। 
ਕਸਮ _ਮੁਸਹਫ਼ੇ ਖੁਫ਼ੰਯਹ ਗਰ ਈਂ ਖੁਰਮ। 
ਨ ਫ਼ੌਜੇ ਅਜ਼ੀਂ ਜ਼ੇਰ _ਸੁਮ _ਅਫ਼ਕੁਨਮ"। _੧੮। 


ਗੁਰਸਨਹ _ਚਿ ਕਾਰੇ _ਕੁਨਦ ਚਿਹਲ _ਨਰ। 
ਕਿ ਦਹ ਲਖ _ਬਰਆਯਦ” _ਬਰੋ _ਬੇਖਬਰ। _੧੯। 
ਕਿ ਪੈਮਾ ਸ਼ਿਕਨ _ਬੇਦਰੰਗ _ਅਮਾਦੰਦ। 
ਮਿਯਾਂ ਤੇਗ _ਤੀਰੋ _ਤੁਫ਼ੰਗ ਆਮਦੰਦ। _੨0। 
ਬ _ਲਾਚਾਰਗੀ _ਦਰ _ਮਿਯਾਂ _ਆਮਦਮ। 

ਬ _ਤਦਬੀਰਿ _ਤੀਰੋ _ਤੁਫ਼ੰਗ ਆਮਦਮ। _੨੧। 
ਚੁ ਕਾਰ ਅਜ਼ ਹਮਹ _ਹੀਲਤੇ ਦਰ _ਗੁਜ਼ਸ਼ਤ। 


ਹਲਾਲ _ਅਸਤੁ _ਬੁਰਦਨ _ਬ ਸ਼ਮਸ਼ੇਰ _ਦਸਤ। _੨੨। 


ਚਿ _ਕਸਮੇ ਕੁਰਾਂ ਮਨ ਕੁਨਮ _ਏਤਬਾਰ। 

ਵਗਰਨਹ ਤੁ ਗੋਈ ਮਨ ਈਂ ਰਹ ਚਿ ਕਾਰ। ੨੩। 
ਨ ਦਾਨਮ ਕਿ ਈਂ ਮਰਦ ਰੋਬਾਹ _ਪੇਚ। 

ਵਗਰ _ਹਰਗਿਜ਼ੀਂ ਰਹ _ਨਯਾਰਦ _ਬਹੇਚ। _੨੪। 


ਹਰ ਆਂ ਕਸ ਕਿ ਕਉਲੇ ਕੁਰਾਂ ਆਯਦਸ਼। 
ਨਜ਼ੋ _ਬਸਤਨੋ _ਕੁਸ਼ਤਨੀ _ਬਾਯਦਸ਼। _੨੫। 
ਬਰੈਗੇ _ਮਗਸ _ਸ੍ਯਾਹਪੋਸ਼ ਆਮਦੰਦ। 

ਬ ਯਕ _ਬਾਰਗੀ _ਦਰ _ਖੁਰੋਸ਼ ਆਮਦੰਦ। _੨੬। 


ਤੀ 


ਜ਼ਫ਼ਰਨਾਮਹ ੬੭੯ 


(ਹੇ ਔਰੰਗਜ਼ੇਬ!) ਮੈਨੂੰ (ਤੇਰੀ) ਇਸ ਕਸਮ ਉਤੇ ਯਕੀਨ ਨਹੀਂ ਹੈ। ਖ਼ੁਦਾ ਇਕ ਹੈ ਅਤੇ 
(ਅਸਾਂ ਦੋਹਾਂ ਵਿਚ) ਗਵਾਹ ਹੈ।੧੩। ਉਸ (ਕਸਮ) ਉਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ 
ਹੈ। ਤੇਰੇ ਬਖ਼ਸ਼ੀ (ਜਰਨੈਲ ਅਥਵਾ ਕਾਰਿੰਦੇ) ਅਤੇ ਦੀਵਾਨ (ਮੁਸਾਹਿਬ) ਸਭ ਝੂਠ _ਬੋਲਣ ਵਾਲੇ 
ਹਨ।੧੪। 

ਜੋ ਵਿਅਕਤੀ (ਤੇਰੀ) ਕੁਰਾਨ ਦੀ ਕਸਮ ਉਤੇ ਵਿਸ਼ਵਾਸ ਕਰਦਾ ਹੈ, ਉਹ ਆਖਰੀ ਸਮੇਂ 
ਵਿਚ ਖੁਆਰ ਹੁੰਦਾ ਹੈ।੧੫। ਜੇ ਕੋਈ ਵਿਅਕਤੀ 'ਹੁਮਾ” ਪੰਛੀ ਦੀ ਛਾਇਆ ਹੇਠਾਂ ਆ ਜਾਏ, 
(ਫਿਰ ) ਉਸ ਉਤੇ ਕਾਂ ਹੱਥ ਨਹੀਂ ਰਖ ਸਕਦਾ, (ਭਾਵੇ ਕਿੰਨਾ ਵੀ) ਦਲੇਰ ਕਿਉਂ ਨ ਹੋਵੇ।੧੬। 

ਜੋ ਕੋਈ ਬੰਦਾ ਸ਼ੇਰ ਦੀ ਪਿਠ ਪਿਛੇ ਖੜੋਤਾ ਹੋਵੇ, ਤਾਂ ਬ਼ਕਰੀ, ਭੇਡ ਅਤੇ ਹਿਰਨ ਪਕੜ 
ਨਹੀਂ ਸਕਦੇ (ਸਗੋਂ ਉਸ ਪਾਸੋਂ) ਗੁਜ਼ਰ ਵੀ ਨਹੀਂ ਸਕਦੇ।੧੭। ਜੇ ਕਰ (ਮੈਂ) ਕੁਰਾਨ ਦੀ ਕਸਮ 
ਦੇ ਗੁਪਤ ਫ਼ਰੇਬ (ਦਾ ਧੋਖਾ) ਨ ਖਾਂਦਾ, (ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨ ਕਰਵਾ 
ਲੈਂਦਾ।੧੮। 

(ਮੇਰੇ) ਚਾਲੀ ਭੁਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ, ਜੇ (ਉਨ੍ਹਾਂ ਉਤੇ) ਅਚਾਨਕ ਦਸ 
ਲੱਖ ਸੈਨਿਕ ਟੁਟ ਕੇ ਆ ਪਏ ਹੋਣ।੧੯। (ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ 
ਤੇਗਾਂ, ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ।੨0। 


ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ ਅਤੇ ਤੀਰਾਂ ਅਤੇ ਬੰਦੂਕਾਂ 
ਪੂਰਵਕ ਧਾਰਨ ਕਰ ਕੇ ਆ _ਗਿਆ।੨੧। ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ 


0 ॥੨੧੨ 


ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ।੨੨। 


ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ। ਨਹੀਂ ਤਾਂ (ਵਰਨਾ) ਤੂੰ ਹੀ ਦਸ 
ਕਿ ਮੇਰਾ ਇਸ ਰਾਹ ਤੇ ਚਲਣ ਦਾ ਕੀ ਕੰਮ ਸੀ।੨੩। ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ 
ਲੂੰਬੜੀ ਵਾਂਗ ਮਕਾਰ ਹਨ। ਨਹੀਂ ਤਾਂ (ਮੈਂ) ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨ 
ਆਉਂਦਾ।੨੪। 


ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ, ਉਸ ਨੂੰ ਨ ਕੈਦ 
ਕਰਨਾ ਚਾਹੀਦਾ ਹੈ ਅਤੇ ਨ ਹੀ ਮਾਰਨਾ ਚਾਹੀਦਾ ਹੈ।੨੫। (ਇਸ ਦੇ ਵਿਪਰੀਤ) ਕਾਲੇ ਬਸਤ੍ਹਾਂ 
ਵਾਲੇ (ਤੇਰੇ ਸੈਨਿਕ) ਮੌਖੀਆਂ ਵਾਂਗ ਆ ਪਏ। _ਉਹ ਰੌਲਾ ਪਾਂਦੇ ਹੋਏ ਇਕੋ ਵਾਰ ਹੀ ਆ 
ਪਏ।੨੬। 


(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ, ਉਹ (ਮੇਰਾ) ਇਕੋ 
ਤੀਰ ਖਾ ਕੇ ਲਹੂ ਵਿਚ ਗ਼ਰਕ ਹੋ _ਗਿਆ (ਅਰਥਾਤ ਮਰ _ਗਿਆ)।੨੭। ਜੋ ਆਦਮੀ ਦੀਵਾਰ 


੧. 'ਤਨਿ” 


ਸੀ _ਦਸਮ-ਗ੍ਰੰਥ ਸਾਹਿਬ 


ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂ। 


ਬਖ਼ੁਰਦਨ _ਯਕੇ _ਤੀਰ _ਸ਼ੁਦ _ਗ਼ਰਕਿ ਖੂੰ। _੨੭। 


ਕਿ ਬੇਰੂੰ _ਨਯਾਮਦ _ਕਸੇ ਜ਼ਾਂ _ਦੀਵਾਰ। 
ਨ ਖੁਰਦੰਦ ਤੀਰੋ ਨ ਗਸ਼ਤੰਦ ਖ੍ਹਾਰ। ੨੮ 


ਚੁ ਦੀਦਮ ਕਿ ਨਾਹਰ _ਬਿਯਾਮਦ _ਬ _ਜੰਗ। 


ਚਸ਼ੀਦਹ _ਯਕੇ _ਤੀਰਿ _ਮਨ' ਬੇਦਰੰਗ। _੨੯। 


ਹਮਾਖ਼ਿਰ ਗੁਰੇਜ਼ਦ ਬਜਾਏ _ਮਸਾਫ਼। 
ਬਸੇ __ਖਾਨਹ? _ਖੁਰਦੰਦ ਬੇਰੂੰ _ਗੁਜ਼ਾਫ਼। _੩0। 


ਕਿ _ਅਫ਼ਗਨੇ _ਦੀਗਰ _ਬਿਯਾਮਦ _ਬਜੰਗ। 


ਚੁ ਸੈਲੇ ਰਵਾਂ ਹਮ ਚੁ ਤੀਰੋਂ ਤੁਫ਼ੰਗ। _੩੧। 


ਬਸੇ _ਹਮਲਹ _ਕਰਦੰਦ _ਬ __ਮਰਦਾਨਗੀ। 


ਹਮ ਅਜ਼ ਹੋਸ਼ਗੀ ਹਮ ਜ਼ਿ ਦੇਗਾਨਗੀ। _੩੨। 


ਬਸੇ _ਹਮਲਹ _ਕਰਦਹ ਬਸੇ ਜ਼ਖਮ ਖੁਰਦ। 


ਦੁ ਕਸ ਰਾ ਬਜ਼ਾਂ ਕੁਸ਼ਤੋ ਹਮ ਜਾਂ ਸਪੁਰਦ। ੩੩। 


ਕਿ ਆਂ ਖ੍ਹਾਜਹ ਮਰਦੂਦ _ਸਾਯਹ _ਦੀਵਾਰ। 


ਨਯਾਮਦ _ਬ _ਮੈਦਾਂ ਬ _ਮਰਦਾਨਹ _ਵਾਰ। _੩੪। 


ਦਰੇਗਾ ਅਗਰ _ਰੂਇ _ਓ _ਦੀਦਮੇ। 
ਬ _ਯਕ ਤੀਰ ਲਾਚਾਰ _ਬਖ਼ਸ਼ੀਦਮੇ। _੩੫। 
ਹਮਾਖਿਰ ਬਸੇ _ਜ਼ਖਮਿ _ਤੀਰੋ ਤੁਫ਼ੰਗ। 


ਦੋ ਸੂਏ ਬਸੇ ਕੁਸ਼ਤਹ ਸ਼ੁਦ _ਬੇਦਰੰਗ। _੩੬। 


ਬਸੇ ਬਾਰ _ਬਾਰੀਦ _ਤੀਰੋਂ _ਤੁਫ਼ੋਗ। 
ਜ਼ਿਮੀ ਗਸ਼ਤ _ਹਮ ਚੂੰ _ਗੁਲੇ _ਲਾਲਹ _ਰੈਗ। 
ਸਰੋਪਾਇ _ਅੰਬੋਹ ਚੈਦਾਂ ਸ਼ੁਦਹ। 
ਕਿ ਮੈਦਾਂ ਪੁਰ _ਅਜ਼ ਗੂਓ ਚੌਗਾਂ _ਸ਼ੁਦਹ। 


ਤਰੈਕਾਰਿ ਤੀਰੋ _ਤਰੈਗਿ _ਕਮਾਂ। 


੩੭| 


੩੮। 


ਬਰਾਮਦ _ਯਕੇ ਹਾ ਓ ਹੂ ਅਜ਼ ਜਹਾਂ। ੩੯। 


ਦਿਗਰ _ਸ਼ੋਰਸ਼ਿ _ਕੈਬਰਿ _ਕੀਨਹ _ਕੋਸ਼। 
ਜ਼ਿ ਮਰਦਾਨਿ _ਮਰਦਾਂ ਬਿਰੂੰ _ਰਫ਼ਤ ਹੋਸ਼। 


80| 


ਹਮ ਆਖ਼ਿਰ _ਚਿ ਮਰਦੀ _ਕੁਨਦ _ਕਾਰਜ਼ਾਰ। 


ਕਿ ਬਰ ਚਿਹਲ ਤਨ ਆਯਦਸ਼ _ਬੇਸ਼ੁਮਾਰ। 
ਚਰਾਗ਼ਿ ਜਹਾਂ ਚੂੰ _ਸ਼ੁਦਹ _ਬੁਰਕਹ ਪੋਸ਼। 


ਸ਼ਹੇ ਸ਼ਬ _ਬਰਾਮਦ _ਹਮਹ _ਜਲਵਹ ਜੋਸ਼ 


੨. 'ਤੇਗ” 


੪੧। 


੪੨ | 


ਜ਼ਫ਼ਰਨਾਮਹ ੬੮੧ 


ਦੀ ਓਟ ਤੋਂ ਬਾਹਰ ਨ ਆਇਆ, ਉਸ ਨੇ ਨ ਤੀਰ ਖਾਇਆ ਅਤੇ ਨ ਖੁਆਰ ਹੋਇਆ।੨੮। 


ਜਦੋਂ ਮੈਂ ਵੇਖਿਆ ਕਿ (ਤੇਰਾ ਸੈਨਾ ਨਾਇਕ) ਨਾਹਰ ਖ਼ਾਨ ਯੁੱਧ ਕਰਨ ਲਈ ਆਇਆ 
ਹੈ, ਤਾਂ ਮੈਂ ਇਕ ਤੀਰ ਦਾ ਜਲਦੀ ਨਾਲ (ਸੁਆਦ) ਚਖਾ ਦਿੱਤਾ (ਅਰਥਾਤ! ਮਾਰ ਦਿੱਤਾ)।੨੯। 
ਅੰਤ ਵਿਚ _ਰਣ-ਭੂਮੀ ਵਿਚੋਂ ਉਹ ਪਠਾਣ ਵੀ ਭਜ _ਗਏ ਜੋ ਬਾਹਰ ਬੈਠੇ ਬਹੁਤ ਸ਼ੇਖੀਆਂ ਮਾਰ 
ਰਹੇ _ਸਨ।੩0। 


(ਫਿਰ) ਇਕ ਹੋਰ ਪਠਾਣ ਯੁੱਧ ਕਰਨ ਲਈ _(ਰਣ-ਖੇਤਰ ਵਿਚ) ਆਇਆ, ਜਿਵੇਂ ਹੜ੍ਹ 
ਆਉਂਦਾ ਹੈ ਜਾਂ ਤੀਰ ਅਤੇ ਬੰਦੂਕ (ਦੀ ਗੋਲੀ) ਆਉਂਦੀ ਹੈ।੩੧। ਉਸ ਨੇ ਬਹੁਤ ਸਾਰੇ ਹਮਲੇ 
ਮਰਦਾਨਗੀ ਨਾਲ ਕੀਤੇ। ਕੁਝ _ਹੋਸ਼ਿਆਰੀ ਵਾਲੇ ਸਨ ਅਤੇ ਕੁਝ _ਦੀਵਾਨਿਆਂ ਵਰਗੇ _ਸਨ।੩੨। 


ਉਸ ਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖ਼ਮ ਖਾਏ। ਸਾਡੇ ਦੋ ਆਦਮੀ ਮਾਰ ਦਿੱਤੇ 
ਅਤੇ _(ਆਪਣੀ) _ਜਾਨ _ਵੀ _ਸਪੁਰਦ _ਕਰ _ਗਿਆ(ਅਰਥਾਤ! ਮਰ _ਗਿਆ)।੩੩। _ਉਹ _ਖ੍ਹਾਜਾ 
(ਜ਼ਫ਼ਰਬੇਗ) ਕਾਇਰ ਵਾਂਗ ਦੀਵਾਰ ਦੀ ਓਟ ਵਿਚ ਹੀ ਰਿਹਾ, ਮੈਦਾਨ ਵਿਚ ਨ ਨਿਤਰਿਆ ਅਤੇ 
ਨਹੀ ਮਰਦਾਨਗੀ ਨਾਲ ਵਾਰ _ਕੀਤਾ।੩੪। 


ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ, ਤਾਂ ਮਜਬੂਰ ਹੋਕੇ ਇਕ ਤੀਰ 
ਬਖ਼ਸ਼ ਦਿੰਦਾ। (ਭਾਵ! ਮਾਰ ਦਿੰਦਾ)।੩੫। ਅੰਤ ਵਿਚ ਤੀਰਾਂ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖ਼ਮ 
ਖਾ ਕੇ ਦੋਹਾਂ ਪਾਸਿਆਂ ਦੇ ਬਹੁਤ ਸਾਰੇ (ਸੈਨਿਕ) ਥੋੜੇ ਚਿਰ ਵਿਚ ਮਾਰੇ ਗਏ।੩੬। 


ਤੀਰਾਂ ਅਤੇ ਬੰਦੂਕਾਂ (ਦੀਆਂ ਗੋਲੀਆਂ) ਦੀ ਬਹੁਤ ਬਰਖਾ ਹੋਈ, ਜਿਸ _ਕਰ ਕੇ ਧਰਤੀ 
ਲਾਲਹ (ਪੋਸਤ) ਦੇ ਫੁਲ ਵਾਂਗ (ਲਾਲ) ਹੋ_ਗਈ।੩੭। (ਯੁੱਧ-ਖੇਤਰ ਵਿਚ) ਸਿਰਾਂ ਅਤੇ ਪੈਰਾਂ 
ਦਾ ਅੰਬਾਰ ਲਗ _ਗਿਆ (ਮਾਨੋ) ਮੈਦਾਨ ਗੇਂਦਾਂ ਖੂੰਡੀਆਂ ਨਾਲ ਭਰ ਗਿਆ ਹੋਵੇ।੩੮। 


(ਜਦੋਂ) ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ, ਤਾਂ ਸਾਰਾ ਜਹਾਨ 
ਹਾ-ਹੂ ਨਾਲ ਭਰ ਗਿਆ (ਅਰਥਾਤ ਰੌਲਾ ਮਚ _ਗਿਆ)।੩੯। ਫਿਰ ਤੀਰਾਂ ਦੇ ਮਾਰੂ ਰੌਲੇ ਨੇ 
ਬਹਾਦਰ ਸੂਰਮਿਆਂ ਦੀ ਹੋਸ਼ ਖ਼ਤਮ ਕਰ ਦਿੱਤੀ।੪0। 


ਆਖ਼ਿਰ ਜੰਗ ਵਿਚ _ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ ਚਾਲੀ ਆਦਮੀਆਂ ਉਤੇ 
ਬੇਸ਼ੁਮਾਰ (ਫ਼ੌਜ) ਟੁਟ ਪਈ ਹੋਵੇ।੪੧। (ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ 
(ਭਾਵ ਡੁਬ ਗਿਆ) (ਤਦ) ਰਾਤ ਦਾ ਸੁਆਮੀ (ਚੰਦੂਮਾ) ਬਹੁਤ ਪੁਕਾਸ਼ ਨਾਲ _ਨਿਕਲ 
ਆਇਆ।੪੨। 


ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ, ਪਰਮਾਤਮਾ ਉਸ ਦਾ ਪਥ-ਪ੍ਰਦਰਸ਼ਨ 


ਕਰਦਾ ਹੈ।੪੩। ਉਸ ਦਾ ਨ ਵਾਲ ਵਿੰਗਾ ਹੁੰਦਾ ਹੈ ਅਤੇ ਨ ਸ਼ਰੀਰ ਦੁਖ ਪਾਉਂਦਾ ਹੈ। 
(ਪਰਮਾਤਮਾ) ਵੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਲੈ ਆਉਂਦਾ ਹੈ।੪੪। 


੬੮੨ 


ਹਰ ਆਂ ਕਸ ਕਿ ਈਮਾਂ ਪ੍ਰਸਤੀ ਕੁਨਦ। 
ਨ ਪੈਮਾਂ ਖੁਦਸ਼ ਪੇਸ਼ੋ ਪਸਤੀ _ਕੁਨਦ। _੪੭। 
ਕਿ ਈਂ ਮਰਦ ਰਾ ਜ਼ੌਰਹ _ਏਤਬਾਰ _ਨੇਸਤ। 
ਕਿ ਕਸਮੇ _ਕੁਰਾਨਸਤੁ _ਯਜ਼ਦਾਂ _ਯਕੇਸਤ। _੪੮। 


ਚੁ _ਕਸਮੇ ਕੁਰਾਂ ਸਦ _ਕੁਨਦ _ਇਖ਼ਤਿਯਾਰ। 
ਮਰਾ _ਕਤਰਹ _ਨਾਯਦ _ਅਜ਼ੋ _ਏਤਬਾਰ। _੪੯। 
ਅਗਰਚਿ _ਤੁਰਾ _ਏਤਬਾਰ _ਆਮਦੇ। 

ਕਮਰ ਬਸਤ _ਏ ਪੇਸ਼ਵਾ ਆਮਦੇ। ੫0। 
ਕਿ ਫ਼ਰਜ਼ਸਤੁ _ਬਰ ਸਰ _ਤੁਰਾ ਈਂ ਸੁਖ਼ਨ। 
ਕਿ ਕੌਲੇ ਖੁਦਾ ਅਸਤੁ _ਕਸਮਸਤੁ _ਮਨ। _੫੧। 
ਅਗਰ _ਹਜ਼ਰਤੇ ਖੁਦ _ਸਿਤਾਦਹ _ਸ਼ਵਦ। 

ਬ ਜਾਨੋ ਦਿਲੇ ਕਾਰ _ਵਾਜ਼ਿਹ _ਸ਼ਵਦ। _੫੨। 


ਸ਼ੁਮਾ ਰਾ ਫ਼ਰਜ਼ਸਤੁ ਕਾਰੇ _ਕੁਨੀਂ। 
ਬਮੂਜਬ _ਨਵਿਸ਼ਤਹ _ਸ਼ੁਮਾਰੇ _ਕੁਨੀਂ। _੫੩। 
ਨਵਿਸ਼ਤਹ _ਰਸੀਦੋ _ਬਗੁਫ਼ਤਹ ਜ਼ੁਬਾਂ। 
ਬਿਬਾਯਦ ਕਿ ਈਂ ਕਾਰ ਰਾਹਤ ਰਸਾਂ। _੫੪। 


ਹਮੂੰ ਮਰਦ _ਬਾਯਦ _ਸ਼ਵਦ _ਸੁਖ਼ਨਵਰ। 
ਨ ਸ਼ਿਕਮੇ _ਦਿਗਰ ਦਰ _ਦਹਾਨਿ _ਦਿਗਰ। _੫੫। 
ਕਿ ਕਾਜ਼ੀ ਮਰਾ _ਗੁਫ਼ਤਹ _ਬੇਰੂੰ _ਨਯਮ। 
ਅਗਰ _ਰਾਸਤੀ ਖੁਦ _ਬਿਯਾਰੀ ਕਦਮ। _੫੬। 


ਤੁਰਾ ਗਰ _ਬਬਾਯਦ _ਬ _ਕੌਲੇ _ਕੁਰਾਂ। 

ਬਨਿਜ਼ਦੇ _ਸ਼ੁਮਾ ਰਾ _ਰਸਾਨਮ _ਹੁਮਾ। _੫੭। 
ਕਿ _ਤਸ਼ਰੀਫ ਦਰ _ਕਸਬਹ _ਕਾਂਗੜ _ਕੁਨਦ। 
ਵਜ਼ਾਂ ਪਸ ਮੁਲਾਕਾਤ _ਬਾਹਮ _ਸ਼ਵਦ। _੫੮। 


ਜ਼ਫ਼ਰਨਾਮਹ ੬੮੩ 


ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ (ਔਰੰਗਜ਼ੇਬ ਬਾਦਸ਼ਾਹ) ਇਕਰਾਰ ਤੋੜਨ ਵਾਲਾ, 
ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ _ਸੁਟਣ ਵਾਲਾ ਹੈ।੪੫। ਇਹ ਨ ਧਰਮ ਦੀ ਪਾਲਨਾ 
ਕਰਦਾ ਹੈ, ਨ ਧਰਮ ਦੇ ਵਿਧਾਨ ਨੂੰ ਮੰਨਦਾ ਹੈ, (ਇਸ ਨੂੰ) ਨ ਪ੍ਰਭੂ ਦੀ ਕੋਈ ਪਛਾਣ ਹੈ 
ਅਤੇ ਨ ਹੀ ਮੁਹੰਮਦ ਤੇ ਯਕੀਨ ਹੈ।੪੬। 


ਹਰ ਉਹ ਆਦਮ ਨੂੰ ਈਮਾਨ ਦੀ ਪਾਲਨਾ ਕਰਦਾ ਹੈ, ਉਹ ਆਪਣੇ ਇਕਰਾਰ ਤੋਂ ਅਗੇ 
ਪਿਛੇ ਨਹੀਂ ਹੁੰਦਾ।੪੭। ਇਸ ਮਰਦ (ਔਰੰਗਜ਼ੇਬ ਬਾਦਸ਼ਾਹ) ਦਾ ਜ਼ਰਾ ਜਿੰਨਾ ਵੀ ਵਿਸ਼ਵਾਸ਼ ਨਹੀਂ 
ਹੈ ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇਕ ਮੰਨਦਾ ਹੈ।੪੮। 


ਜੇ ਉਹ ਹੁਣ ਕੁਰਾਨ ਦੀਆਂ ਸੋ ਕਸਮਾਂ ਖਾ ਲਏ ਤਾਂ ਵੀ ਮੈਂ (ਉਸ ਉਤੇ) ਰਤਾ ਜਿੰਨਾ 
ਯਕੀਨ ਨਹੀਂ ਕਰ _ਸਕਦਾ।੪੯। ਜੇ ਤੇਰਾ (ਕੁਰਾਨ ਉਤੇ) ਯਕੀਨ ਹੁੰਦਾ ਤਾਂ ਲਕ ਬੰਨ੍ਹ ਕੇ 
ਸਾਹਮਣੇ ਆ ਜਾਂਦਾ।੫0। 


ਤੇਰੇ ਸਿਰ ਉਤੇ ਕਸਮ ਨੂੰ ਪੂਰਾ ਕਰਨ ਦਾ ਫ਼ਰਜ਼ ਬਣਦਾ ਹੈ। (ਕਿਉਂਕਿ ਤੂੰ) ਖ਼ੁਦਾ ਦੇ 
ਕਲਾਮ _(ਭਾਵ ਕੁਰਾਨ) ਦੀ ਕਸਮ ਚੁਕੀ _ਸੀ।੫੧। ਹੇ ਹਜ਼ਰਤ (ਬਾਦਸ਼ਾਹ)! ਜੇ (ਤੂੰ) ਮੇਰੇ 
ਸਾਹਮਣੇ _ਖੜੋਤਾ ਹੁੰਦਾ, ਤਾਂ ਦਿਲੋ-ਜਾਨ ਨਾਲ ਸਾਰੇ ਕੰਮ ਦਾ ਪਤਾ ਲਗ _ਜਾਂਦਾ।੫੨। 


(ਹੁਣ) ਤੇਰਾ ਫ਼ਰਜ਼ ਬਣਦਾ ਹੈ (ਕਿ ਤੂੰ) ਕੰਮ ਨੂੰ ਪੂਰਾ ਕਰ ਅਤੇ ਆਪਣੇ ਲਿਖੇ ਅਨੁਸਾਰ 
ਵਿਚਾਰ _ਕਰ।੫੩। (ਤੇਰੇ ਪਾਸ) ਲਿਖੇ ਹੋਇਆ (ਪੱਤਰ) _ਪਹੁੰਚੇਗਾ ਅਤੇ ਜ਼ਬਾਨੀ ਵੀ ਕਿਹਾ 
ਜਾਏਗਾ। _(ਅਰਥਾਂਤਰ-- ਤੇਰਾ ਲਿਖਿਆ ਹੋਇਆ ਪੌਤਰ ਅਤੇ ਜ਼ਬਾਨੀ ਸੁਨੇਹਾ ਪਹੁੰਚਿਆ ਹੈ)। 
ਚਾਹੀਦਾ ਹੈ ਕਿ ਇਹ ਕੰਮ ਸੁਖ ਪੂਰਵਕ ਸਿਰੇ ਚੜ੍ਹ _ਜਾਏ।੫੪। 

ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ। (ਇਹੋ ਜਿਹਾ ਨ ਹੋਵੇ) 
ਕਿ ਢਿਡ ਵਿਚ ਹੋਰ ਹੋਵੇ ਅਤੇ ਮੂੰਹ ਵਿਚ ਕੁਝ _ਹੋਰ।੫੫। ਜੋ ਕਾਜ਼ੀ ਨੇ ਮੈਨੂੰ ਕਿਹਾ ਹੈ, 
(ਮੈਂ ਉਸ ਤੋਂ) ਬਾਹਰ ਨਹੀਂ_ਹਾਂ। ਜੇ ਤੇਰੇ ਵਿਚ ਸਚਾਈ ਹੈ (ਤਾਂ ਇਥੇ) ਆਪ ਆ ਕੇ 
ਕਦਮ ਰਖ।੫੬। 


ਜੇ ਤੈਨੂੰ ਕੁਰਾਨ ਵਾਲਾ ਕਸਮਨਾਮਾ ਚਾਹੀਦਾ ਹੈ, ਤਾਂ (ਮੈਂ) ਉਹ ਵੀ ਤੇਰੇ ਕੋਲ ਭੇਜ ਸਕਦਾ 
ਹਾਂ੫੭। (ਹੇ ਬਾਦਸ਼ਾਹ!) ਜੇ ਤੂੰ ਕਾਂਗੜ ਕਸਬੇ ਵਿਚ ਆ ਜਾਵੇਂ, ਤਾਂ ਉਸ ਪਿਛੋਂ ਆਪਸ ਵਿਚ 
ਮੁਲਾਕਾਤ ਹੋ ਜਾਵੇਗੀ।੫੮। 


(ਹੇ ਬਾਦਸ਼ਾਹ!) ਤੈਨੂੰ ਇਸ ਰਾਹ ਤੇ ਆਉਣ ਵਿਚ ਜ਼ਰਾ ਜਿੰਨਾ ਵੀ ਖ਼ਤਰਾ ਨਹੀਂ 
(ਕਿਉਂਕਿ) ਸਾਰੀ ਬਰਾੜ ਕੌਮ ਮੇਰੇ ਹੁਕਮ ਵਿਚ ਹੈ।੫੯। (ਇਥੇ) ਆ ਤਾਂ ਜੋ ਖੁਦ ਜ਼ਬਾਨੀ 
ਗੱਲ-ਬਾਤ ਕਰੀਏ ਅਤੇ ਮੈਂ ਤੇਰੇ ਮੂੰਹ ਉਤੇ ਮਿਹਰਬਾਨੀ ਕਰਾਂ।੬0। 


ਸੀ _ਦਸਮ-ਗ੍ਰੰਥ ਸਾਹਿਬ 


ਨ ਜ਼ਰੇਂਹ ਦਰੀ ਰਾਹ _ਖ਼ਤਰਹ _ਤੁਰਾਸਤ। 
ਹਮਹ _ਕੌਮਿ _ਬੈਰਾੜ ਹੁਕਮਿ _ਮਰਾਸਤ। _੫੯। 
ਬਿਯਾ _ਤਾ _ਬਮਨ ਖੁਦ ਜ਼ੁਬਾਨੀ ਕੁਨੇਮ। 

ਬਰੂਏ ਸ਼ੁਮਾ _ਮੇਹਰਬਾਨੀ _ਕੁਨੇਮ। _੬0। 

ਯਕੇ _ਅਸਪ _ਸ਼ਾਇਸਤਏ _ਯਕ _ਹਜ਼ਾਰ। 

ਬਿਯਾ ਤਾ _ਬਗੀਰੀ _ਬ ਮਨ ਈਂ ਦਿਯਾਰ। _੬੧।” 
ਸ਼ਹਿਨਸ਼ਾਹਿ ਰਾ ਬੈਦਹੇ _ਚਾਕਰੇਮ। 

ਅਗਰ ਹੁਕਮ ਆਯਦ _ਬ ਜਾਂ ਹਾਜ਼ਰੇਮ। ੬੨। 


ਅਗਰਚੇ _ਬਿਆਯਦ _ਬ ਫ਼ੁਰਮਾਨ _ਮਨ। 

ਹਜ਼ੂਰ _ਤ _ਬਿਯਾਯਮ _ਹਮਹ ਜਾਨ _ਤਨ। ੬੩। 
ਅਗਰ _ਤੋ _ਬਯਜ਼ਦਾਂ _ਪੁਸਤੀ _ਕੁਨੀ। 

ਬ ਕਾਰੇ ਮਰਾ ਈਂ ਨ ਸੁਸਤੀ ਕੁਨੀ। ੬੪। 
ਬਿਬਾਯਦ _ਕਿ _ਯਜ਼ਦਾਂ _ਸ਼ਨਾਸੀ _ਕੁਨੀ। 

ਨ ਗੁਫ਼ਤਹ ਕਸੇ ਕਸ _ਖਰਾਸ਼ੀ ਕੁਨੀ। ੬੫। 
ਤੁ ਮਸਨਦ ਨਸ਼ੀਂ _ਸਰਵਰੇ _ਕਾਇਨਾਤ। 

ਕਿ ਅਜਬ _ਅਸਤੁ ਇਨਸਾਫ਼ ਈ' ਹਮ ਸਫ਼ਾਤ। ੬੬। 
ਕਿ ਅਜਬ _ਅਸਤੁ _ਇਨਸਾਫ਼ੋ ਦੀ __ਪਰਵਰੀ। 
ਕਿ ਹੈਫ਼ ਅਸਤੁ ਸਦ ਹੈਫ਼ ਈਂ _ਸਰਵਰੀ। ੬੭। 
ਕਿ ਅਜਬ ਅਸਤ ਅਜਬ ਅਸਤ _ਤਕਵਾ” ਸ਼ੁਮਾਂ। 
ਬਜੁਜ਼ ਰਾਸਤੀ ਸੁਖ਼ਨ _ਗੁਫ਼ਤਨ ਜ਼ਯਾਂ। _੬੮। 


- ਮਜ਼ਨ _ਤੇਗ਼ ਬਰ _ਖੂੰਨ _ਕਸ _ਬੇਦਰੇਗ। 


ਤੁਰਾ ਨੀਜ਼ ਖੂੰ ਅਸਤ ਬਾ _ਚਰਖ਼ _ਤੇਗ। ੬੯। 
ਤੁ ਗਾਫ਼ਲ ਮਸੋ ਮਰਦ _ਯਜ਼ਦਾਂ _ਸ਼ਨਾਸ=। 


ਕਿ ਓ ਬੇਨਿਆਜ਼ ਅਸਤੁ ਓ ਬੇ ਸੁਪਾਸ। _੭0। 


ਕੁਨਿੰਦਹਸਤ ਹਰ _ਕਸ _ਮਕੀਨੋ _ਮਕਾਂ। _੭੨। 
ਹਮ ਅਜ਼ ਪੀਰ ਮੋਰਹ ਹਮ ਅਜ਼ ਫ਼ੀਲ _ਤਨ। 
ਕਿ ਆਜਜ਼ _ਨਿਵਾਜ਼ _ਅਸਤੋ _ਗ਼ਾਫ਼ਲ _ਸ਼ਿਕੰਨ। _੭੩। 


ਕਿ ਊ ਰਾ ਚੁ ਇਸਮ ਅਸਤੁ ਆਜਜ਼ ਨਿਵਾਜ਼। 
ਕਿ ਊ ਬੇ ਸੁਪਾਸ ਅਸਤ ਊ ਬੇ ਨਿਯਾਜ਼। ੭੪। 


੧. ਕੁਝ ਬੀੜਾਂ ਵਿਚ ਸ਼ੇਅਰ ਔਕ ੬੧, ੬੨, ੬੩ ਨਹੀਂ ਲਿਖੇ ਹੋਏ ੨. “ਫਤਵਹ” 


੩. 


“ਹਿਰਾਸ? 


ਜ਼ਫ਼ਰਨਾਮਹ ੬੮੫ 


ਇਕ ਹਜ਼ਾਰ ਰੁਪੈਏ (ਮੁੱਲ ਵਾਲਾ) ਇਕ ਸੁੰਦਰ ਘੋੜਾ ਲਿਆਈਂ ਅਤੇ ਫਿਰ ਮੇਰੇ ਕੋਲੋਂ 
ਇਹ ਇਲਾਕਾ ਲੈ ਲਵੀਂ।੬੧। ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ (ਜੇ ਉਸ 
ਦਾ) ਹੁਕਮ ਆ ਜਾਵੇ, ਤਾਂ ਜਾਨ ਸਮੇਤ ਹਾਜ਼ਰ ਹਾਂ।੬੨। 


ਜੇ ਕਰ (ਉਸ ਪਰਮਾਤਮਾ ਦਾ) ਮੈਨੂੰ ਫ਼ਰਮਾਨ ਆ ਗਿਆ, ਤਾਂ ਮੈਂ ਤੇਰੇ ਪਾਸ ਜਿੰਦ ਅਤੇ 
ਸ਼ਰੀਰ ਸਹਿਤ ਆ ਜਾਵਾਂਗਾ।੬੩। ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈਂ, ਤਾਂ ਮੇਰੇ ਕੰਮ 
(ਨੂੰ ਕਰਨ) ਵਿਚ _ਸੁਸਤੀ ਨ ਕਰੀਂ।੬੪। 


ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਣ ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨ 
ਕਰ।੬੫। ਤੂੰ ਕਾਇਨਾਤ (ਖ਼ਲਕਤ) ਦਾ ਸਰਦਾਰ ਹੈਂ ਅਤੇ ਗੱਦੀਨਸ਼ੀਨ (ਬਾਦਸ਼ਾਹ) ਹੈਂ। (ਤੇਰਾ) 
ਇਨਸਾਫ਼ ਅਜੀਬ ਹੈ ਅਤੇ (ਤੇਰੀਆਂ) ਸਿਫ਼ਤਾਂ ਵੀ ਅਜੀਬ _ਹਨ।੬੬। 


ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ-ਪਾਲਨਾ ਵੀ ਅਸਚਰਜ ਹੈ। (ਸਚਮੁਚ ਤੇਰੀ) 
ਸਰਦਾਰੀ ਤੇ ਅਫ਼ਸੋਸ ਹੈ, ਸੌ ਵਾਰ ਅਫ਼ਸੋਸ ਹੈ।੬੭। ਤੇਰਾ ਤਕਵਾ (ਸ਼ਰਾ ਦਾ ਆਧਾਰ) ਬਹੁਤ 
ਅਜੀਬ ਹੈ, ਅਜੀਬ ਹੈ। ਸਚਾਈ ਤੋਂ ਬਿਨਾ ਹੋਰ ਬੋਲ ਕਹਿਣਾ ਨੁਕਸਾਨਦੇਹ ਹਨ।੬੮। 


ਤੂੰ ਨਿਰਦਈ ਹੋਕੇ ਕਿਸੇ ਦਾ ਖ਼ੂਨ ਕਰਨ ਲਈ ਤਲਵਾਰ ਨ ਚਲਾ (ਕਿਉਂਕਿ) ਤੇਰਾ 
ਵੀ (ਇਕ ਦਿਨ) ਪਰਮਾਤਮਾ ਦੀ ਤਲਵਾਰ ਨਾਲ ਖੂਨ ਡੁਲ੍ਹੇਗਾ।੬੯। ਹੇ ਬੈਦੇ! ਤੂੰ ਗਾਫ਼ਲ ਨ ਹੋ, 
ਪਰਮਾਤਮਾ ਨੂੰ _ਪਛਾਣ। _ਉਹ _ਬਹੁਤ _ਬੇਨਿਆਜ਼ (ਬੇਪਰਵਾਹ) ਹੈ ਅਤੇ (ਉਸ ਨੂੰ) ਕਿਸੇ ਦੀ 


ਖ਼ੁਸ਼ਾਮਦ ਦੀ ਲੋੜ ਨਹੀਂ।੭0। 


ਉਹ ਬਹੁਤ ਨਿਡਰ ਹੈ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। (ਉਹ) ਧਰਤੀ ਅਤੇ ਆਕਾਸ਼ 
ਦਾ ਸੱਚਾ ਪਾਤਿਸ਼ਾਹ ਹੈ।੭੧। (ਉਹ) ਖੁਦਾ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ। ਉਹ ਹਰ 
ਵਿਅਕਤੀ ਅਤੇ _ਹਰ ਸਥਾਨ ਨੂੰ ਬਣਾਉਣ ਵਾਲਾ ਹੈ।੭੨। 


(ਉਹ) ਕੀੜੀ ਤੋਂ ਲੈ ਕੇ ਹਾਥੀ ਦੀ ਪਾਲਨਾ ਕਰਦਾ ਹੈ। ਨਿਤਾਣਿਆਂ ਦਾ ਤਾਣ ਹੈ ਅਤੇ 
ਗਾਫ਼ਲਾਂ ਨੂੰ ਨਸ਼ਟ ਕਰਨ ਵਾਲਾ _ਹੈ।੭੩। ਉਸ ਦਾ ਨਾਮ ਗ਼ਰੀਬ-ਨਿਵਾਜ਼ ਹੈ। ਉਹ ਕਿਸੇ ਤਰ੍ਹਾਂ 
ਦੀ ਖੁਸ਼ਾਮਦ ਜਾਂ ਭੇਂਟ ਦਾ ਲੋੜਵੰਦ ਨਹੀਂ ਅਤੇ ਬੇਪਰਵਾਹ _ਹੈ।੭੪। 


ਉਸ ਦਾ ਕੋਈ ਰੰਗ ਨਹੀਂ ਹੈ, ਨ ਹੀ ਕੋਈ ਚਿੰਨ੍ਹ ਹੈ (ਅਰਥਾਂਤਰ ਉਹ ਅਧੀਨ ਨ 
ਹੋਣ ਵਾਲਾ ਅਤੇ ਬੇਮਿਸਾਲ ਹੈ)। ਉਹ ਹੀ ਰਾਹ ਦਸਣ ਵਾਲਾ ਹੈ ਅਤੇ ਰਸਤੇ ਉਤੇ ਲੈ ਕੇ ਚਲਣ 
ਵਾਲਾ ਵੀ ਹੈ।੭੫। ਤੇਰੇ ਸਿਰ ਉਤੇ ਕੁਰਾਨ ਦੀ ਕਸਮ ਦਾ ਫ਼ਰਜ਼ (ਲਾਗੂ) _ਹੈ। ਇਸ ਲਈ 


੧. 'ਬਦੌਰਾ? 


ਅਗਰ _ਕਾਰਿ ਈਂ ਬਰ? ਤੂ ਬਸਤੀ _ਕਮਰ। 
ਖ਼ੁਦਾਵੰਦ ਬਾਸ਼ਦ _ਤੁਰਾ ਬਹਰਹ _ਵਰ। _੮੩।“ 
ਕਿ ਈਂ ਕਾਰ ਨੇਕਅਸਤੁ ਦੀ _ਪਰਵਰੀ। 
ਚੁ _ਯਜ਼ਦਾਂ _ਸ਼ਨਾਸੀ _ਬਜਾਂ _ਬਰਤਰੀ। _੮੪। 
ਤੁਰਾ ਮਨ ਨ ਦਾਨਮ ਕਿ ਯਜ਼ਦਾਂ _ਸ਼ਨਾਸ। 
ਬਰਾਮਦ ਜ਼ਿ _ਤੂ _ਕਾਰਹਾ _ਦਿਲ _ਖ਼ਰਾਸ। _੮੫। 


ਅਗਰ _ਸ਼ਹ _ਬਖ੍ਹਾਹਦ ਮਨ ਆਂ ਜਾ ਰਵਮ। ੮੮। 


ਖ਼ੂਸ਼ਸ਼ ਸ਼ਾਹਿ _ਸ਼ਾਹਾਨ ਔਰੰਗਜ਼ੇਬ। 

ਕਿ ਚਾਲਾਕ “ਦਸਤੁ _ਅਸਤੁ” ਚਾਬੁਕ _ਰਕੇਬ। ੮੯। 
ਚਿ _ਹੁਸਨਲ _ਜਮਾਲਸਤੁ _ਰੌਸ਼ਨ _ਜ਼ਮੀਰ। 
ਖ਼ੁਦਾਵੰਦ ਮੁਲਕ _ਅਸਤੁ _ਸਾਹਿਬ _ਅਮੀਰ। _੯0। 


੨. 'ਬਾਸ਼ੀ ਵ” _ ੩. ਹਮ” _ ੪. 'ਬਰੀ ਕਾਰ ਗਰ” _ ੫. ਇਹ ਸ਼ੇਅਰ ਕਈ ਬੀੜਾਂ ਵਿਚ ੮੨ ਤੋਂ 


ਪਹਿਲਾਂ ਆਇਆ ਹੈ ੬. ਦਸਤੂਰ” 


ਜ਼ਫ਼ਰਨਾਮਹ ੬੮੭ 


(ਆਪਣੇ) ਕੀਤੇ ਹੋਏ ਬਚਨ ਨੂੰ ਸਿਰੇ _ਚੜ੍ਹਾ।੭੬। 

(ਹੇ ਔਰੰਗਜ਼ੇਬ!) ਤੂੰ ਆਪਣੀ ਬੁੱਧੀ ਨਾਲ ਕੰਮ ਕਰ ਅਤੇ ਤੂੰ (ਹੱਥਲੇ) ਕੰਮਾਂ _ਨੂੰ ਚੰਗੀ 
ਦ੍ਰਿੜ੍ਹਤਾ ਨਾਲ ਸੰਪੰਨ ਕਰ।੭੭। ਕੀ ਹੋਇਆ ਕਿ (ਤੂੰ) ਮੇਰੇ ਚਾਰ ਬਚੇ ਮਾਰ ਦਿੱਤੇ ਹਨ। ਪਰ 
ਅਜੇ ਕੁੰਡਲੀਆ ਨਾਗ ਪਿਛੇ ਰਹਿੰਦਾ ਹੈ।੭੮। 


ਇਸ ਵਿਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ ਬੁਝਾ ਰਿਹਾ ਹੈਂ। (ਪਰ ਇਸ 
ਤਰ੍ਹਾਂ ਤੂੰ) _ਭੜਕਦੀ ਹੋਈ _ਔਂਗ ਨੂੰ ਹੋਰ ਮਚਾ _ਰਿਹਾ_ਹੈਂ।੭੯। ਫ਼ਿਰਦੋਸੀ ਸ਼ਾਇਰ ਨੇ ਕਿਤਨੀ 


ਸੋਹਣੀ ਬੋਲੀ ਵਿਚ ਕਿਹਾ ਹੈ ਕਿ ਜਲਦਬਾਜ਼ੀ ਵਿਚ _ਕੀਤਾ ਕੰਮ, ਸ਼ੈਤਾਨਾਂ ਦਾ ਕੰਮ ਹੈ।੮0। 


ਹੇ ਹਜ਼ਰਤ! ਜਦ ਤੂੰ ਆਪ ਮੇਰੇ ਕੋਲ ਆਵੇਂਗਾ, ਉਸ ਦਿਨ ਤੂੰ _ਆਪਣਾ ਗਵਾਹ ਆਪ 
ਬਣ ਜਾਵੇਂਗਾ। (ਅਰਥਾਤ! ਸੱਚਾਈ ਦਾ ਤੈਨੂੰ ਪਤਾ ਲਗ _ਜਾਏਗਾ)।੮੧। ਜੇ ਤੂੰ ਇਸ ਨੂੰ ਭੁਲ 
ਜਾਵੇਂਗਾ, ਤਾਂ ਰੱਬ ਤੈਨੂੰ ਵੀ ਭੁਲਾ ਦੇਵੇਗਾ।੮੨। 


ਜੇ ਤੂੰ ਇਸ ਕੰਮ ਲਈ ਲਕ ਬੰਨ੍ਹ ਲਵੇਂਗਾ, ਤਾਂ ਪਰਮਾਤਮਾ (ਇਸ ਦਾ) ਤੈਨੂੰ ਚੰਗਾ ਫਲ 
ਦੇਵੇਗਾ।੮੩। ਧਰਮ ਦੀ ਪਾਲਨਾ ਕਰਨਾ ਸਭ ਤੋੱ'ਚੰਗਾ ਨੇਕ ਕੰਮ ਹੈ। ਜੇ ਤੂੰ ਰੱਬ ਨੂੰ ਪਛਾਣੇਗਾ 
ਤਾਂ ਇਸ ਤੋਂ ਵੀ ਸ੍ੇਸ਼ਠ ਹੋ ਜਾਵੇਂਗਾ।੮੪। 


ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈਂ, (ਕਿਉਂਕਿ) ਤੇਰੇ ਤੋਂ ਬਹੁਤ 
ਦਿਲ ਦੁਖਾਣ ਵਾਲੇ ਕੰਮ ਹੋ ਚੁਕੇ ਹਨ।੮੫। ਕਿਰਪਾਲੂ ਪਰਮਾਤਮਾ ਤੈਨੂੰ (ਕੁਝ) ਨਹੀਂ ਪਛਾਣਦਾ। 
ਤੇਰੀ ਇਤਨੀ ਬਾਦਸ਼ਾਹੀ ਅਤੇ ਦੌਲਤ ਨੂੰ ਕੁਝ ਨਹੀਂ _ਸਮਝਦਾ।੮੬। 


ਜੇ ਤੂੰ (ਹੁਣ) ਕੁਰਾਨ ਦੀਆਂ ਸੌ_ਕਸਮਾਂ ਵੀ ਖਾ ਲਏਂ, ਤਾਂ ਵੀ ਉਨ੍ਹਾਂ ਉਤੇ ਮੇਰਾ ਜ਼ਰਾ 
ਜਿੰਨਾ ਵਿਸ਼ਵਾਸ ਨਹੀਂ ਹੈ।੮੭। ਨ ਮੈਂ ਤੇਰੀ ਹਜ਼ੂਰੀ ਵਿਚ ਆਵਾਂਗਾ ਅਤੇ ਨ ਹੀ ਇਸ ਰਸਤੇ 
ਉਤੇ _ਚਲਾਂਗਾ। ਜਿਥੇ ਮੇਰਾ ਪਰਮਾਤਮਾ ਚਾਹੇਗਾ, ਮੈਂ ਉਧਰ ਨੂੰ ਤੁਰ ਜਾਵਾਂਗਾ।੮੮। 

ਹੇ ਔਰੰਗਜ਼ੇਬ ਬਾਦਸ਼ਾਹ! ਤੂੰ ਬਾਦਸ਼ਾਹੀ ਹਾਸਲ ਹੋਣ ਕਰ ਕੇ _ਭਾਗਵਾਨ ਹੈਂ। ਤੂੰ ਬਹੁਤ 
ਫ਼ੁਰਤੀਲਾ ਅਤੇ ਚੰਗਾ _ਘੋੜ-ਸਵਾਰ ਹੈਂ।੮੯। ਤੂੰ ਸੁੰਦਰ ਰੂਪ ਵਾਲਾ, ਜਲਾਲ _ਵਾਲਾ ਅਤੇ ਚੰਗੀ 
ਜ਼ਮੀਰ ਵਾਲਾ, ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈਂ।੯0। 


ਤੂੰ ਚੰਗੀ ਅਕਲ _ਵਾਲਾ ਅਤੇ ਤਲਵਾਰ ਚਲਾਉਣ ਵਿਚ ਪੂਬੀਨ ਹੈੱ। ਤੂੰ ਦੇਗ ਅਤੇ ਤੇਗ 
ਦਾ ਮਾਲਕ ਹੈਂ।੯੧। ਤੂੰ ਸ੍ਰੇਸ਼ਠ ਜ਼ਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈਂ। ਤੂੰ ਮੁਲਕ ਅਤੇ ਮਾਲ 
ਦਾ ਸੁਆਮੀ ਅਤੇ ਬਖਸ਼ਿਸ਼ ਕਰਨ ਵਾਲਾ ਹੈਂ।੯੨। 


੬੮੮ 


ਸੀ _ਦਸਮ-ਗ੍ਰੰਥ ਸਾਹਿਬ 


ਕਿ! ਤਰਤੀਬ _ਦਾਨਸ਼ `ਬ _ਤਦਬੀਰ _ਤੇਗ਼। 
ਖ਼ੂਦਾਵੈਦਿ ਦੇਗੋ ਖੁਦਾਵੇਦਿ ਤੇਗ। _੯੧।: 
ਕਿ ਰੌਸ਼ਨ ਜ਼ਮੀਰ _ਅਸਤੁ _ਹੁਸਨੁਲ _ਜਮਾਲ। 
ਖ਼ੁਦਾਵੰਦ _ਬਖੁਸ਼ਿੰਦਹੇ ਮੁਲਕੋ _ਮਾਲ। _੯੨। 


ਕਿਦ ਬਖ਼ਸ਼ਿਸ਼ ਕਬੀਰ _ਅਸਤੁ _ਦਰ ਜੰਗ _ਕੋਹ। 
ਮਲਾਯਕ ਸਿਫ਼ਤ ਚੂੰ _ਸੁਰੌਯਾ _ਸ਼ਿਕੋਹ। _੯੩। 
ਸ਼ਹਿਨਸ਼ਾਹਿ ਔਰੰਗਜ਼ੇਬ _ਆਲਮੀ'। 

ਕਿ _ਦਾਰਾਇ ਦੌਰ _ਅਸਤੁ _ਦੂਰ ਅਸਤ ਦੀਂ। _੯੪। 


ਮਨਮ _ਕੁਸ਼ਤਹਅਮ _ਕੋਹੀਆ ਬੁਤਪ੍ਰਸਤ। 

ਕਿ ਆੰ ਬੁਤ ਪੁਸਤੰਦੋ ਮਨ ਬੁਤ _ਸ਼ਿਕਸਤ। _੯੫। 
ਬਬੀ' ਗ਼ਰਦਸ਼ੇ _ਬੇਵਫ਼ਾਏ ਜ਼ਮਾ। 

ਪਸੇ ਪੁਸ਼ਤ _ਉਫ਼ਤਦ _ਰਸਾਨਦ _ਜ਼ਿਯਾਂ। _੯੬। 


ਬਬੀਂ_ਕੁਦਰਤੇ ਨੇਕ _ਯਜ਼ਦਾਨਿ _ਪਾਕ। 

ਪਕਿ ਅਜ਼ ਯਕ _ਬ ਦਹ“ ਲਖ _ਰਸਾਨਦ _ਹਲਾਕ। _੯੭। 
ਕਿ ਦੁਸ਼ਮਨ _ਕੁਨਦ _ਮਿਹਰਬਾਂ _ਅਸਤੁ£ _ਦੋਸਤ। 

ਕਿ ਬਖ਼ਸ਼ਿੰਦਗੀ ਕਾਰ _ਬਖ਼ਸ਼ਿੰਦਹ _ਓਸਤ। _੯੮। 
ਰਿਹਾਈ _ਦਿਹੋ ਰਹਿਨੁਮਾਈ _ਦਿਹਦ। 

ਜ਼ੁਬਾਂ ਰਾ _ਬਸਿਫ਼ਤ ਆਸ਼ਨਾਈ _ਦਿਹਦ। ੯੯। 
ਖਸਮ _ਰਾ_ਚੁ ਕੋਰਊ ਕੁਨਦ _ਵਕਤਿ _ਕਾਰ। 

ਯਤੀਮਾਂ _ਬਿਰੂ “ਮੇ _ਬੁਰਦ _ਬੇਅਜ਼ਾਰ”। _੧00। 


ਹਰਾਂ ਕਸ ਕਿ ਓ ਰਾਸਤ ਬਾਜ਼ੀ _ਕੁਨਦ। 
ਰਹੀਮੇ _ਬਰੋਂ _ਰਹਮ _ਸਾਜ਼ੀ _ਕੁਨਦ। _੧0੧। 
ਕਸੇ _ਖਿਦਮਤ _ਆਯਦ _ਬਸੇ ਦਿਲੋਂ `ਜਾਂ। 
ਖੁਦਾਵੋਦ _ਬਖੁਸ਼ੀਦ ਬਰ ਵੈ _ਅਮਾਂ। ੧0੨। 


ਚਿ ਦੁਸ਼ਮਨ _ਬਰਾਂ ਹੀਲਹ _ਸਾਜ਼ੀ _ਕੁਨਦ। 
੧੧ਅਗਰ _ਰਹਨੁਮਾ _ਬਰ _ਵੈ ਰਾਜ਼ੀ _ਸ਼ਵਦ”"। _੧0੩। 
ਅਗਰ _ਯਕ _ਬਰ _ਆਯਦ _ਦਹੋਂ _ਦਹ _ਹਜ਼ਾਰ। 
ਨਿਗਹਬਾਨ ਊ ਰਾ ਸ਼ਵਦ _ਕਿਰਦਗਾਰ। _੧0੪। 


ਤੁਰਾ ਗਰ ਨਜ਼ਰ ਹਸਤ ਲਸ਼ਕਰ _ਵ ਜ਼ਰ। 
ਕਿ ਮਾਰਾ _ਨਿਗਹ _ਅਸਤੁ _ਯਜ਼ਦਾਂ ਸ਼ੁਕਰ। _੧0੫। 
ਕਿ ਊ ਰਾ ਗਰੂਰ ਅਸਤ ਬਰ _ਮੁਲਕੁ _ਮਾਲ। 
ਵ ਮਾਰਾ ਪਨਾਹ _ਅਸਤੁ _ਯਜ਼ਦਾਂ ਅਕਾਲ। _੧0੬। 


“ਕੁਝ ਬੀੜਾਂ ਵਿਚ ਇਹ ਸ਼ੇਅਰ ੯0 ਤੋਂ ਪਹਿਲਾਂ ਲਿਖਿਆ 
ਯਕ ਰਾ ਬਦਹ” _ ੬. 'ਬਾਸ਼` _੭. 'ਬੁਰਦ ਬੇ ਜ਼ਖਮਿ ਖ਼ਾਰ` _੮. 'ਕਲਬੋ” _੯. 'ਕਜ਼ਾਂ? 


ਜ਼ਫ਼ਰਨਾਮਹ ੬੮੮੯ 


ਤੇਰੀਆਂ ਦੇਵਤਿਆਂ ਵਰਗੀਆਂ ਸਿਫ਼ਤਾਂ _ਹਨ। _ਤੇਰਾ ਪ੍ਰਤਾਪ ਆਕਾਸ਼ ਦੀ ਚੋਟੀ ਤਕ ਵਿਆਪਕ 
ਹੈ।੯੩। ਹੇ ਔਰੰਗਜ਼ੇਬ! ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈਂ ਅਤੇ ਵਕਤ ਦਾ ਹਾਕਮ ਵੀ ਹੈਂ, 
ਪਰ ਤੂੰ ਧਰਮ ਤੋਂ ਬਹੁਤ ਦੂਰ ਹੈਂ।੯੪। 


ਮੈਂ _ਮੂਰਤੀ-ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ (ਕਿਉਂਕਿ) ਉਹ ਬੁੱਤਾਂ ਦੀ_ਪੂਜਾ 
ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ _ਹਾਂ।੯੫। (ਹੇ ਔਰੰਗਜ਼ੇਬ!) ਜ਼ਮਾਨੇ ਦੀ ਬੇਵਫ਼ਾਈ 
ਦਾ ਹਾਲ ਵੇਖ। ਜਿਸ ਦੇ ਪਿਛੇ ਪੈ ਜਾਂਦਾ ਹੈਂ, ਉਸ ਨੂੰ ਹਾਨੀ ਪਹੁੰਚਾਉਂਦਾ ਹੈਂ।੯੬। 


ਉਸ ਪਾਕ ਅਤੇ ਨੇਕ ਰੇਂਬ ਦੀ ਕੁਦਰਤ ਨੂੰ ਵੀ ਵੇਖ, ਜੋ ਇਕ ਜਾਂ ਦੋ ਤੋਂ ਦਸ ਲੱਖ 
ਨੂੰ ਮਰਵਾ ਦਿੰਦਾ ਹੈ।੯੭। ਦੁਸ਼ਮਨ ਕੀ ਕਰ ਸਕਦਾ ਹੈ ਜੇ ਪਰਮਾਤਮਾ ਰੂਪੀ ਦੋਸਤ ਮਿਹਰਬਾਨ 


ਹੋਵੇ। ਉਸ ਪਰਮਾਤਮਾ ਦਾ ਕੰਮ ਹੀ ਬਖ਼ਸ਼ਿਸ਼ ਕਰਨਾ ਹੈ।੯੮। 


(ਉਹ) ਬੰਧਨ ਖ਼ਲਾਸ ਕਰਨ ਵਾਲਾ ਅਤੇ ਪਥ-ਪ੍ਰਦਰਸ਼ਕ ਹੈ। ਜੀਭ ਨੂੰ ਸਿਫ਼ਤ ਕਰਨ ਦੀ 
ਪਛਾਣ ਪ੍ਰਦਾਨ ਕਰਦਾ ਹੈ।੯੯। (ਉਹ) ਵੈਰੀ ਨੂੰ ਮਾੜਾ ਕਰਮ ਕਰਨ ਵੇਲੇ ਅੰਨ੍ਹਾ ਕਰ ਦਿੰਦਾ 
ਹੈ। ਅਨਾਥਾਂ ਨੂੰ ਬਿਨਾ ਕਿਸੇ ਕਸ਼ਟ ਦੇ (ਵੈਰੀਆਂ ਦੇ ਘੇਰੇ ਤੋਂ) ਬਾਹਰ ਕਢ ਦਿੰਦਾ ਹੈ।੧00। 

ਹਰ ਉਹ ਆਦਮੀ ਜੋ ਸਚਾਈ ਦੀ ਕਮਾਈ ਕਰਦਾ ਹੈ, ਪਰਮਾਤਮਾ ਉਸ ਨਾਲ ਕ੍ਰਿਪਾ ਦਾ 
ਵਰਤਾਓ ਕਰਦਾ ਹੈ।੧0੧। ਜੋ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿਚ ਆਉਂਦਾ ਹੈ, 
ਪਰਮਾਤਮਾ ਉਸ ਉਤੇ ਸੁਖਾਂ ਭਰੀ ਬਖਸ਼ਿਸ਼ ਕਰਦਾ ਹੈ।੧0੨। 


ਦੁਸ਼ਮਣ ਉਸ ਨਾਲ ਕੀ ਬਹਾਨੇਬਾਜ਼ੀ ਕਰ ਸਕਦਾ ਹੈ, ਜਿਸ ਉਤੇ ਪਰਮਾਤਮਾ ਰਹਿਮ ਕਰਨ 
ਵਾਲਾ _ਹੋਵੇ।੧0੩। ਜੇ ਕਰ ਇਕ ਉਤੇ ਇਕ ਲੱਖ ਬੰਦਾ ਚੜ੍ਹ ਕੇ ਆ ਜਾਵੇ, ਤਾਂ ਪ੍ਰਭੂ _ਆਪ 
ਉਸ ਦੀ ਰਖਵਾਲੀ ਕਰਦਾ ਹੈ।੧0੪। 


ਜੇ ਤੇਰੀ ਨਜ਼ਰ ਫ਼ੌਜ ਅਤੇ ਧਨ-ਦੌਲਤ ਉਤੇ ਹੈ, ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ 
ਕਰਨ ਵਲ ਹੈ।੧0੫। ਜੋ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ, ਤਾਂ ਮੈਨੂੰ ਪਰਮਾਤਮਾ ਦੀ ਓਟ 
ਦਾ (ਮਾਣ) ਹੈ।੧0੬। 


ਤ? ਗ਼ਾਫ਼ਲ ਨ ਬਣ (ਕਿਉਂਕਿ) ਸੰਸਾਰ ਇਕ ਸਰਾਂ ਵਾਂਗ ਹੈ। ਇਹ ਸੰਸਾਰ ਜਾਂ ਸਮਾਂ 
ਸਭ ਦੇ ਸਿਰ ਉਤੋਂ ਲੰਘਦਾ ਜਾ ਰਿਹਾ _ਹੈ।੧0੭। ਤੂੰ ਇਸ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਨੂੰ 
ਵੇਖ ਕਿ ਇਹ ਹਰ ਮਕਾਨ ਅਤੇ ਮਕਾਨ ਵਿਚ ਰਹਿਣ ਵਾਲਿਆਂ ਉਪਰੋ' ਲੰਘ ਰਿਹਾ ਹੈ।੧0੮। 


ਜੇ ਤੂੰ ਬਹੁਤ ਬਲਵਾਨ ਹੈਂ, ਤਾਂ ਗ਼ਰੀਬਾਂ ਨੂੰ ਦੁਖ ਨ ਦੇ। ਆਪਣੀ ਕਸਮ ਦੇ ਤੇਸ਼ੇ ਨਾਲ, 


੬੯0 


ਇਆ 


ਸੀ _ਦਸਮ-ਗ੍ਰੰਥ ਸਾਹਿਬ 


ਤੁ ਗ਼ਾਫ਼ਲ ਮਸ਼ੋ ਜ਼ੀ _ਸਿਪੰਜੀ _ਸਰਾਇ। 
ਕਿ ਆਲਮ _ਬਗੁਜ਼ਰਦ ਸਰੇ ਜਾ __ਬਜਾਇ। 
ਬਬੀ' ਗਰਦਸ਼ਿ _ਥੇਵਫ਼ਾਏ ਜ਼ਮਾਂ। 

ਕਿ “ਬਰ ਹਰ ਬੁਗ਼ੁਜ਼ਰਦ _ਮਕੀਨੋ ਮਕਾਂ। 
ਤੁ ਗਰ ਜ਼ਬਰ _ਆਜਜ਼ _ਖਰਾਸ਼ੀ _ਮਕੁਨ। 


੧0੭।” 


੧0੮। 


ਕਸਮ ਰਾ ਬ ਤੇਸ਼ਹ ਤਰਾਸ਼ੀ ਮਕੁਨ। _੧0੯। 


ਚੁ ਹਕ ਯਾਰ _ਬਾਸ਼ਦ _ਚਿ ਦੁਸ਼ਮਨ _ਕੁਨਦ। 


ਅਗਰ _ਦੁਸ਼ਮਨੀ ਰਾ _ਬ ਸਦ ਤਨ ਕੁਨਦ। 
ਖਸਮ _ਦੁਸ਼ਮਨੀ ਗਰ _ਹਜ਼ਾਰ _ਆਵੁਰਦ। 


੧੧0। 


ਨ ਯਕ ਮੂਇ ਊ ਰਾ ਅਜ਼ਾਰ ਆਵੁਰਦ। ੧੧੧ ੧। 


੨, 


“ਬਿਗੁਜ਼ਸ਼ਤ ਬਰ ਹਰ? 


ਜ਼ਫ਼ਰਨਾਮਹ ੬੯੧ 


ਉਨ੍ਹਾਂ ਦੀ _ਛਿਲ ਨ ਲਾਹ।੧0੯। ਜੇ ਰੱਬ (ਵਰਗਾ) ਦੋਸਤ ਹੋਵੇ, ਤਾਂ ਦੁਸ਼ਮਨ ਕੀ ਕਰ ਸਕਦਾ 
ਹੈ। ਚਾਹੇ ਦੁਸ਼ਮਣ ਸੌ ਗੁਣਾਂ ਦੁਸ਼ਮਣੀ (ਕਿਉਂ ਨ) ਕਮਾਉਂਦਾ _ਰਹੇ।੧੧0। ਜੇ ਵੈਰੀ ਹਜ਼ਾਰ 
(ਦੁਸ਼ਮਣ) ਚੜ੍ਹਾ ਲਿਆਵੇ, ਤਾਂ ਵੀ ਉਹ ਉਸ ਨੂੰ ਇਕ ਵਾਲ ਵਿੰਗਾ ਕਰਨ ਜਿੰਨਾ ਵੀ ਦੁਖ ਨਹੀਂ 
ਦੇ _ਸਕੇਗਾ।੧੧੧।੧। 


੬੯0 


੧. 'ਕੁਝ ਬੀੜਾਂ ਵਿਚ ਇਸ ਤੋਂ ਅਗੇ ਚਾਰ ਸ਼ੇਅਰ ਵਾਧੂ ਦਿੱਤੇ ਹਨ __੨. 'ਬਿਗੁਜ਼ਸ਼ਤ ਬਰ ਹਰ” 


ਸੀ _ਦਸਮ-ਗ੍ਰੰਥ _ਸਾਹਿਬ 


ਹਿਕਾਇਤਾਂ 
ਅਗੈਜੋ _ਅਭੰਜੋ _ਅਰੂਪੋ _ਅਰੇਖ। 
ਅਗਾਧੋ _ਅਬਾਧੋ _ਅਭਰਮੋ _ਅਲੇਖ। _੧। 
ਅਰਾਗੋ _ਅਰੂਪੋ _ਅਰੇਖੋ _ਅਰੈਗ। 
ਅਜਨਮੋ _ਅਬਰਨੋ _ਅਕੂਤੋ _ਅਭੰਗ। _੨। 


ਅਛੇਦੋਂ _ਅਭੇਦੋ _ਅਕਰਮੋ _ਅਕਾਮ। 

ਅਖੇਦੋ _ਅਭੇਦੋ _ਅਭਰਮੋ _ਅਭਾਮ। _੩। 

ਅਰੇਖੋ _ਅਭੇਖੋ _ਅਲੇਖੋ _ਅਭੰਗ। 

ਖ਼ੁਦਾਵੰਦ ਬਖੁਸ਼ਿੰਦਹੇ ਰੰਗ _ਰੰਗ। _੪। 

ਹਿਕਾਯਤ ਸ਼ੁਨੀਦੇਮ _ਰਾਜਹਿ _ਦਿਲੀਪ। 
ਨਿਸ਼ਸਤਹ _ਬੁਦਹ _ਨਿਜ਼ਦ _ਮਾਨੋ _ਮਹੀਪ। _੫। 
ਕਿ ਓਰਾ _ਹਮੀ ਬੂਦ _ਪਿਸਰੇ _ਚਹਾਰ। 

ਕਿ ਦਰ ਰਜ਼ਮ ਦਰ _ਬਜ਼ਮ _ਆਮੁਖਤਹ _ਕਾਰ। ੬। 


ਬ ਰਜ਼ਮ ਅੰਦਰਾਂ ਹਮ ਚੁ ਅਜ਼ ਸ਼ੇਰ ਮਸਤ। 
ਕਿ _ਚਾਬਕ _ਰਿਕਾਬਸਤੁ _ਗੁਸਤਾਖ਼ ਦਸਤ। _੭। 
ਚਹਾਰੋਂ ਸ਼ਹੇ ਪੇਸ਼ _ਪਿਸਰਾਂ _ ਬੁਖਾਂਦ। 

ਜੁਦਾ ਬਰ ਜੁਦਾ ਕੁਰਸੀਏ ਜ਼ਰ ਨਿਸ਼ਾਂਦ। _੮। 
ਬਿ ਪੁਰਸ਼ੀਦ _ਦਾਨਾਇ _ਦਉਲਤ _ਪਰਸਤ। 
ਅਜ਼ੀ _ਅੰਦਰੂੰ _ਬਾਦਸ਼ਾਹੀ ਕਸ _ਅਸਤ। _੯। 
ਸ਼ੁਨੀਦ ਆਂ ਚੁ _ਦਾਨਾਇ _ਦਾਨਸ਼ _ਨਿਹਾਦ। 

ਬ _ਤਮਕੀਨ _ਪਾਸਖ _ਅਲਮ _ਬਰ _ਕੁਸ਼ਾਦ। _੧0। 
ਬ ਗੁਫ਼ਤੰਦ ਖੁਸ਼ ਦੀਨ _ਦਾਨਾਇ _ਨਗ਼ਜ਼। 

ਕਿ ਯਜ਼ਦਾਂ _ਸ਼ਨਾਸ _ਅਸਤੁ ਆਜ਼ਾਦ _ਮਗਜ਼। _੧੧। 
ਮਰਾ _ਕੁਦਰਤੇ _ਨੇਸਤ _ਈ' ਗੁਫ਼ਤ ਨੀਸਤ। 
ਸੁਖਨ _ਗੁਫ਼ਤਨੋ _ਬਿਕਰ ਜਾਂ _ਸੁਫ਼ਤ _ਨੀਸਤ। _੧੨। 
ਅਗਰ _ਸ਼ਹਿ _ਬਿਗੋਯਦ _ਬਿਗੋਯਮ _ਜਵਾਬ। 
ਨੁਮਾਯਮ _ਬ ਤੋਂ _ਹਾਲ ਈਂ ਬਾ _ਸਵਾਬ। _੧੩। 
ਹਰਾਂ ਕਸ ਕਿ ਯਜ਼ਦਾਨ _ਯਾਰੀ _ਦਿਹਦ। 

ਬ ਕਾਰੇ ਜਹਾਂ _ਕਾਮਗਾਰੀ _ਦਿਹਦ। _੧੪। 


ਕਿ ਈਂ ਰਾ ਬ ਅਕਲ ਆਜ਼ਮਾਈ ਕੁਨੇਮ। 


ਜ਼ਫ਼ਰਨਾਮਹ ੬੯੧ 


ਹਿਕਾਇਤਾਂ 

(ਉਹ ਪਰਮਾਤਮਾ) ਅਗੰਜ (ਨ ਨਸ਼ਟ ਕੀਤੇ ਜਾ ਸਕਣ ਵਾਲਾ), ਅਭੰਜ (ਨ ਭੰਨਿਆ ਜਾ 
ਸਕਣ ਵਾਲਾ), ਰੂਪ ਤੋਂ ਰਹਿਤ ਅਤੇ ਰੇਖਾ ਤੋਂ ਪਰੇ _ਹੈ। (ਉਹ) ਅਗਾਧ, ਬੰਧਨ-ਰਹਿਤ, ਭਰਮ- 
ਮੁਕਤ ਅਤੇ ਲੇਖੇ ਤੋਂ ਪਰੇ ('ਅਲੇਖੇ`) ਹੈ।੧। ਰਾਗ (ਦ੍ਰੈਸ਼) ਤੋਂ ਪਰੇ, ਰੂਪ ਤੋਂ ਰਹਿਤ ਰੇਖਾ ਅਤੇ 
ਰੰਗ ਤੋਂ ਰਹਿਤ ਹੈ। ਅਜਨਮਾ, ਅਕਥਨੀ, (ਪੰਜਾਂ) ਭੂਤਾਂ ਤੋਂ ਰਹਿਤ ਅਤੇ ਅਭੰਗ (ਨਸ਼ਟ ਨ_ਕੀਤੇ 
ਜਾ ਸਕਣ ਵਾਲਾ) _ਹੈ।੨। 

(ਉਹ) ਨ ਛੇਦਿਆ ਜਾ ਸਕਣ ਵਾਲਾ, ਭੇਦਾਂ ਤੋਂ ਮੁਕਤ, _ਕਰਮ-ਚਕ੍ਰ ਤੋਂ ਪਰੇ _ਅਤੇ 
ਕਾਮਨਾਵਾਂ ਤੋਂ ਉਪਰ ਹੈ। _ਖੇਦ ਰਹਿਤ, ਭੇਦ ਰਹਿਤ, ਭਰਮਾਂ ਤੋਂ ਰਹਿਤ ਅਤੇ ਇਸਤਰੀ ਤੋਂ 
ਰਹਿਤ ਹੈ।੩। (ਉਹ) ਅਰੇਖ, ਅਭੇਖ, _ਅਲੇਖ ਅਤੇ ਅਭੰਗ ਹੈ। (ਉਹ) ਪਰਮਾਤਮਾ ਰੰਗਾਂ ਰੰਗ 
ਦੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈ।੪। 

ਮੈਂ ਰਾਜਾ ਦਿਲੀਪ ਦੀ (ਇਕ) ਕਹਾਣੀ ਸੁਣੀ ਹੈ ਜੋ (ਆਪਣੇ ਪਿਤਾ) ਮਾਨਧਾਤਾ ਰਾਜੇ 
ਦੇ ਨੇੜੇ ਬੈਠਾ ਸੀ।੫। ਉਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੇ ਜੰਗ ਅਤੇ ਸ਼ਿਸ਼ਟਾਚਾਰ (ਦੇ ਕੰਮ) 
ਸਿਖੇ ਹੋਏ ਸਨ।੬। 


ਉਹ ਯੁੱਧ ਵਿਚ ਮਸਤ ਸ਼ੇਰ ਵਾਂਗ ਪੈਂਦੇ ਸਨ। ਉਹ ਪੌਕੇ ਘੋੜਸਵਾਰ ਅਤੇ ਹੱਥਾਂ ਦੇ ਚੁਸਤ 
ਸਨ।੭। ਚੌਹਾਂ ਪੁੱਤਰਾਂ ਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ ਅਤੇ ਵੱਖ ਵੱਖ ਸੋਨੇ ਦੇ ਆਸਣਾਂ 
ਉਤੇ ਬਿਠਾਇਆ।੮। 


ਉਸ ਨੇ ਸਿਆਣੇ ਅਤੇ ਧਨ ਵਧਾਉਣ ਵਾਲੇ (ਵਜ਼ੀਰ ਨੂੰ) ਪੁਛਿਆ ਕਿ ਇਨ੍ਹਾਂ ਚੌਹਾਂ ਵਿਚ 
ਬਾਦਸ਼ਾਹੀ ਦੇ ਕਿਹੜਾ ਯੋਗ ਹੈ।੯। ਉਸ ਬੁੱਧੀਮਾਨ ਨੇ (ਰਾਜੇ ਦੀ ਗੱਲ) ਸੁਣ ਕੇ ਜਵਾਬ ਵਿਚ 
ਉਸ ਦੀ ਪਦਵੀ ਨੂੰ ਉੱਚਾ ਕੀਤਾ (ਭਾਵ ਜਵਾਬ ਦੇਣਾ ਸ਼ੁਰੂ _ਕੀਤਾ)।੧0। 


ਕਹਿਣ ਲਗਾ! (ਤੁਸੀਂ) ਆਪ ਹੀ ਚੰਗੇ ਧਰਮੀ, ਬੁੱਧੀਮਾਨ ਅਤੇ ਚਤੁਰ ਹੋ। (ਤੁਸੀਂ) ਪ੍ਰਭੂ 
ਨੂੰ ਪਛਾਣਨ ਵਾਲੇ ਅਤੇ ਸੁਤੰਤਰ ਦਿਮਾਗ ਵਾਲੇ ਹੋ।੧੧। ਇਸ ਦਾ ਉਤਰ ਦੇਣ ਦੀ ਮੇਰੇ ਵਿਚ 
ਸ਼ਕਤੀ ਨਹੀਂ ਹੈ, (ਕਿਉਂਕਿ) ਉੱਤਰ ਵਿਚ ਕਹਿਣਾ ਕੰਵਾਰੀ ਕੈਨਿਆ ਦੀ ਜਾਨ ਨੂੰ ਵਿੰਨ੍ਹਣ ਵਾਂਗ 
ਹੈ।੧੨। 

ਜੇ ਤੁਸੀਂ ਕਹੋ, ਤਾਂ ਉੱਤਰ ਦਿਆਂ ਅਤੇ ਇਸ ਦਾ ਵਿਸਤਾਰ ਕਰ ਕੇ ਵਿਖਾ ਦਿਆਂ।੧੩। 
ਹਰ ਉਹ ਆਦਮੀ ਜਿਸ ਦੀ ਪਰਮਾਤਮਾ ਸਹਾਇਤਾ ਕਰਦਾ ਹੈ, ਉਸ ਨੂੰ ਸੰਸਾਰ ਵਿਚ ਸਾਰਿਆਂ 
ਕੰਮਾਂ ਵਿਚ ਸਫਲਤਾ ਪ੍ਰਦਾਨ ਕਰਦਾ ਹੈ।੧੪। 


੬੯੨ 


ਸੀ _ਦਸਮ-ਗ੍ਰੰਥ ਸਾਹਿਬ 


ਵਜ਼ਾਂ ਪਸ _ਬ ਕਾਰ ਆਜ਼ਮਾਈ ਕੁਨੇਮ। _੧੫। 
ਯਕੇ ਰਾ ਦਿਹਦ ਫ਼ੀਲ _ਦਹਿ ਹਜ਼ਾਰ ਮਸਤ। 
ਹਮਹ _ਮਸਤੀਓ ਮਸਤ _ਜ਼ੰਜੀਰ _ਬਸਤ। _੧੬। 


ਦਿਗਰ ਰਾ ਦਿਹਦ ਅਸਪ ਪਾਂ ਸਦ ਹਜ਼ਾਰ। 
ਜ਼ਿ ਜ਼ਰ _ਸਾਖ਼ਤਹ _ਜ਼ੀਨ ਚੂੰ ਨਉ _ਬਹਾਰ। _੧੭। 
ਸਿਯਮ ਰਾ _ਦਿਹਦ ਸ਼ੁਤਰ ਸਿ ਸਦ ਹਜ਼ਾਰ। 
ਹਮਹ _ਨੁਕਰਹ _ਬਾਰੋ__ਹਮਹ ਜ਼ਰ _ਨਿਗਾਰ। _੧੮। 


ਚੁਅਮ ਰਾ ਦਿਹਦ ਮੁੰਗ ਯਕ ਨੁਖਦ ਨੀਮ। 
ਅਜ਼ਾਂ ਮਰਦ ਆਜ਼ਾਦ ਆਕਲ _ਅਜ਼ੀਮ। _੧੯। 
ਬਿਯਾਵੁਰਦ ਪੁਰ ਅਕਲ _ਖਾਨਹ ਕਜ਼ਾਂ। 
ਦਿਗਰ ਨੀਮ ਨੁਖਦਸ਼ ਬ _ਬਸਤਨ ਅਜ਼ਾਂ। ੨0। 
ਹਮੀ ਖ਼ਾਸ਼ਤ ਕੋ _ਤੁਖਮ _ਰੇਜ਼ੀ _ਕੁਨਦ। 
ਖਿਰਦ _ਆਜ਼ਮਾਯਸ਼ _ਬਰੇਜ਼ੀ _ਕੁਨਦ। _੨੧। 
ਦਫ਼ਨ _ਕਰਦ _ਹਰਦੋ _ਜ਼ਮੀਂ _ਅੰਦਰਾਂ। 

ਨਜ਼ਰ ਕਰਦ ਬਰ ਸ਼ੁਕਰ ਸਾਹਿਬ _ਗਿਰਾਂ। ੨੨। 
ਚੁ _ਸ਼ਸ਼ ਮਾਹਿ ਗੁਸ਼ਤੰਦ ਦਰਾਂ _ਦਫ਼ਨਵਾਰ। 
ਪਦੀਦ _ਆਮਦਹ _ਸਬਜ਼ਹੇ ਨਉ _ਬਹਾਰ। _੨੩। 
ਬਰੇਜ਼ੀਦ _ਦਹਿ _ਸਾਲ ਤੁਖ਼ਮੇ _ਕਜ਼ਾਂ। 

ਬ _ਪਰਵਰਦਹ _ਓਰਾ _ਬੁਰੀਦਨ ਅਜ਼ਾਂ। _੨੪। 


ਬਰੇਜ਼ੀ _ਦਹੇ _ਬੀਸਤ ਬਾਰਸ਼ _ਅਜ਼ੋ। 

ਬਸੇ _ਗਸ਼ਤਹ _ਖੁਰਵਾਰ _ਦਾਨਹ _ਅਜ਼ੋ। _੨੫। 
ਚੂਨਾ _ਜ਼ਿਯਾਦਹ _ਸ਼ੁਦ _ਦਉਲਤੇ _ਦਿਲ _ਕਰਾਰ। 
ਕਜ਼ੋ _ਦਾਨਹ _ਸ਼ੁਦ _ਦਾਨਹਾਏ _ਅੰਬਾਰ। _੨੬। 


ਖੁਰੀਦਹ ਅਜ਼ਾਂ ਨਕਦ _ਦਹਿ ਹਜ਼ਾਰ _ਫ਼ੀਲ। 
ਚੁ _ਕੋਹੇ ਰਵਾਂ ਹਮ ਚੁ ਦਰੀਆਇ _ਨੀਲ। _੨੭। 
ਬਗੀਰਦ _ਅਜ਼ੋ _ਅਸਪ _ਪਾਂਸਦ _ਹਜ਼ਾਰ। 
ਹਮਹ ਜਰ _ਵ ਜ਼ੀਨੋ _ਹਮਹ _ਨੁਕਰਹਵਾਰ। _੨੮। 


ਖ਼ੁਰੀਦੈਦ ਸੇ _ਸਦ _ਹਜ਼ਾਰੋ _ਸ਼ੁਤਰ। 

ਹਮਹ _ਜ਼ਰਹ _ਬਾਰੋ _ਹਮਹ _ਨੁਕਰਹ _ਪੁਰ। _੨੯। 
ਵਜ਼ਾਂ ਦਾਲ ਨਉ ਸ਼ਹਿਰ ਆਜ਼ਮ _ਬੁਬਸਤ। 
ਕਿ ਨਾਮੇ ਅਜ਼ਾਂ ਸ਼ਹਿਰ ਦਿਹਲੀ ਸ਼ੁਦਸਤ। _੩0। 


ਹਿਕਾਇਤਾਂ ੬੯੩ 


ਜੇ ਪਹਿਲਾਂ ਇਨ੍ਹਾਂ ਦੀ ਅਕਲ ਨੂੰ ਵੇਖ ਲਿਆ ਜਾਏ, ਫਿਰ ਇਨ੍ਹਾਂ ਦੇ ਕੰਮਾਂ ਦੀ ਪਰਖ 
ਕੀਤੀ ਜਾਏ।੧੫। ਇਕ (ਪੁੱਤਰ) ਨੂੰ ਦਸ ਹਜ਼ਾਰ ਮਸਤ ਹਾਥੀ ਦਿੱਤੇ ਜੋ ਮਸਤੇ ਹੋਏ ਅਤੇ ਜ਼ੈਜੀਰਾਂ 
ਨਾਲ ਬੰਨ੍ਹੇ ਹੋਏ ਸਨ।੧੬। 


ਦੂਜੇ (ਪੁੱਤਰ) ਨੂੰ ਰਾਜੇ ਨੇ ਪੰਜ ਲੱਖ ਘੋੜੇ ਦਿੱਤੇ ਜਿਨ੍ਹਾਂ _ਉਤੇ ਸੁਨਹਿਰੀ ਜ਼ੀਨਾਂ ਬਣੀਆਂ 
ਹੋਈਆਂ ਸਨ ਅਤੇ ਜੋ ਬਹਾਰ ਦੀ ਰੁਤ ਵਾਂਗ ਸਜੀਆਂ ਹੋਈਆਂ ਸਨ।੧੭। ਤੀਜੇ ਪੁੰਤਰ ਨੂੰ ਰਾਜੇ 
ਨੇ ਤਿੰਨ ਲੱਖ ਊਠ ਦਿੱਤੇ ਜੋ ਚਾਂਦੀ ਦੇ ਭਾਰ ਨਾਲ ਲਦੇ ਹੋਏ ਅਤੇ ਸੋਨੇ ਨਾਲ ਸਜਾਏ ਹੋਏ 
ਸਨ।੧੮। 

ਚੌਥੇ ਪੁੱਤਰ ਨੂੰ ਇਕ ਦਾਣਾ ਮੂੰਗੀ ਦਾ ਅਤੇ ਔਧਾ ਦਾਣਾ ਚਣੇ ਦਾ ਦਿੱਤਾ। (ਕਿਉਂਕਿ) 
ਉਹ ਪੁੱਤਰ ਬਹੁਤ ਅਕਲਮੰਦ ਅਤੇ ਸੁਤੰਤਰ ਖ਼ਿਆਲਾਂ ਵਾਲਾ _ਸੀ।੧੯। ਉਹ ਅਕਲ ਦਾ ਭੰਡਾਰ 
ਰਖਣ ਵਾਲਾ ਪੁੱਤਰ ਉਨ੍ਹਾਂ ਨੂੰ ਘਰ ਲੈ ਆਇਆ। _ਉਹ ਛੋਲਿਆਂ ਦੇ ਅਔਧੇ ਦਾਣੇ ਦੇ ਬਰਾਬਰ 
ਇਕ ਪੂਰਾ ਦਾਣਾ ਲੈ ਆਇਆ।੨0। 


(ਉਸ ਨੇ) ਸੋਚਿਆ ਕਿ ਇਨ੍ਹਾਂ ਦਾਣਿਆਂ ਨੂੰ ਬੀਜ ਦਿਆਂ ਅਤੇ ਇਨ੍ਹਾਂ ਨੂੰ ਬੀਜਣ ਨਾਲ 
(ਆਪਣੀ ਅਕਲ _ਦੀ) ਪਰਖ _ਕਰ _ਲਵਾਂ।੨੧। (ਉਸ ਨੇ) ਉਹ ਦੋਵੇਂ ਬੀਜ ਧਰਤੀ ਵਿਚ ਦਬ 
ਦਿੱਤੇ ਅਤੇ ਮਹਾਨ ਪਰਮਾਤਮਾ ਦਾ ਸ਼ੁਕਰ ਕਰਦਿਆਂ ਉਨ੍ਹਾਂ ਉਤੇ ਆਸ ਲਗਾ __ਲਈ।੨੨। 


ਉਨ੍ਹਾਂ ਨੂੰ `ਬੀਜਿਆਂ ਜਦੋਂ ਛੇ ਮਹੀਨੇ ਹੋ ਗਏ, ਤਾਂ ਨਵੀਂ ਰੁਤ ਆਉਣ ਤੇ ਉਨ੍ਹਾਂ ਵਿਚੋਂ 
ਸਬਜ਼ ਰੰਗ (ਦੇ ਪੌਦੇ) ਨਜ਼ਰ ਪਏ।੨੩। (ਉਹ ਪੁੱਤਰ) ਦਸ ਸਾਲ ਤਕ ਉਨ੍ਹਾਂ ਬੀਜਾਂ _ਨੂੰ ਬੀਜਦਾ 
ਰਿਹਾ। (ਉਸ ਨੇ ਫ਼ਸਲ ਨੂੰ) ਪਹਿਲਾਂ ਪਾਲਿਆ ਅਤੇ ਫਿਰ ਕਟਿਆ।੨੪। 


ਜਦੋਂ ਉਨ੍ਹਾਂ (ਦਾਣਿਆਂ) ਨੂੰ ਦਸ ਵੀਹ ਵਾਰ ਬੀਜਿਆ, ਤਾਂ ਦਾਣਿਆਂ ਦੇ ਬਹੁਤ ਸਾਰੇ 


ਖਲਵਾੜੇ ਹੋ _ ਗਏ।੨੫। ਇਸ ਤਰ੍ਹਾਂ (ਦਲੀਪ) ਪਾਸ ਬਹੁਤ ਦੌਲਤ ਹੋ ਗਈ ਅਤੇ ਦਿਲ ਨੂੰ ਸਕੂਨ 
ਮਿਲਿਆ। ਦਾਣਿਆਂ ਤੋਂ ਬੇਅੰਤ ਦਾਣਿਆਂ ਦੇ ਢੇਰ ਲਗ _ਗਏ।੨੬। 


ਉਨ੍ਹਾਂ ਨਕਦ (ਰੁਪੈਇਆਂ) ਨਾਲ ਦਸ ਹਜ਼ਾਰ ਹਾਥੀ ਖ਼ਰੀਦ ਲਏ, ਜੋ ਪਹਾੜ ਵਾਂਗ ਵੱਡੇ 
ਆਕਾਰ ਦੇ ਸਨ ਅਤੇ ਨੀਲ ਨਦੀ ਵਾਂਗ ਚਲਦੇ ਸਨ।੨੭। (ਫਿਰ) ਉਸ ਨੇ (ਉਸ _ ਧਨ ਨਾਲ) 
ਸਨ।੨੮। 

(ਬਾਦ ਵਿਚ ਉਸ ਨੇ) ਤਿੰਨ ਲੱਖ ਊਠ ਖਰੀਦ ਲਏ ਜੋ _ ਸੋਨੇ ਅਤੇ ਚਾਂਦੀ ਦੇ ਭਾਰ 
(ਸਾਮਾਨ) ਨਾਲ ਲਦੇ ਹੋਏ ਸਨ।੨੯। ਉਸ ਦਾਲ (ਦੇ ਦਾਣੇ ਦੀ ਕਮਾਈ) ਤੋਂ ਇਕ ਵੱਡਾ ਸ਼ਹਿਰ 
ਵਸਾਇਆ, ਜਿਸ ਸ਼ਹਿਰ ਦਾ ਨਾਂ ਦਿੱਲੀ ਰਖਿਆ।੩0। 


੬੯੪ 


ਸੀ _ਦਸਮ-ਗ੍ਰੰਥ ਸਾਹਿਬ 


ਦਿਗਰ _ਦਾਨਹ _ਰਾ ਬਸਤ _ ਮੂੰਗੀ _ਪਟਨ। 

ਚੁ ਦੋਸਤਾਂ ਪਸੰਦਸਤੁ ਦੁਸ਼ਮਨ _ਫ਼ਿਕਨ। _੩੧। 
ਬ ਗੁਜ਼ਰੀਦ ਦਹ ਦੋ ਬਰ ਈਂ ਨਮਤ _ਸਾਲ। 
ਬਸੇ _ਗਸ਼ਤ ਜੋ _ਦਉਲਤੇ ਥੇ _ਜ਼ਵਾਲ। _੩੨। 


ਚੁ _ਬਿਨਸ਼ਸਤ ਬਰ _ਤਖ਼ਤ ਮਾਨੋ _ਮਹੀਪ। 

ਬ ਪੁਰਸ਼ਸ _ਦਰਾਮਦ ਸਹੇ _ਹਫ਼ਤ _ਦੀਪ। _੩੩। 
ਬਿਗੋਯਦ _ਬ _ ਪੇਸ਼ੀਨ ਕਾਗ਼ਜ਼ _ਬਿਯਾਰ। 

ਚਿ _ਬਖੁਸ਼ੀਦਅਮ ਮਨ __ਥ_ਪਿਸਰਾਂ _ਚਹਾਰ। _੩੪। 


ਦਬੀਰੇ ਕਲਮ _ਬਰ ਕਲਮ _ਜਨ _ਗਿਰਿਫ਼ਤ। 

ਜਵਾਥੇ ਸੁਖ਼ਨ ਰਾ _ਅਲਮਬਰ _ਗਰਿਫ਼ਤ। _੩੫। 
ਬਗੁਫ਼ਤਾ `ਚਿ _ਬਖੁਸ਼ੀਦ ਏਸ਼ਾਂ _ਹਜ਼ਾਰ। 

ਬ ਕਾਗ਼ਜ਼ _ਬੁਬੀਂ_ ਤਾ ਜ਼ੁਬਾਨਸ _ਬਿਯਾਰ। _੩੬। 


ਬ ਕਾਗ਼ਜ਼ _ਬੁਬੀਂ ਤਾ _ਬਿਗੋਯਦ `ਜ਼ੁਬਾਂ। 

ਚਿ _ਬਖ਼ਸ਼ੀਦ ਸ਼ੁਦ ਬਖਸ਼ _ਹਰਕਸ _ਅਜ਼ਾਂ। _੩੭। 
ਚੁ _ਬਿਸ਼ਨੀਦ ਸੁਖ਼ਨ _ਅਜ਼ _ਮਹੀਪਾਨ _ਮਾਨ। 
ਫ਼ਰਿਸ਼ਤਹ ਸਿਫ਼ਤ ਚੂੰ _ਮਲਾਯਕ _ਮਕਾਨ। _੩੮। 


ਬਯਾਰੀ _ਮਰਾ ਪੇਸ਼ _ਬਖ਼ਸ਼ੀਦਹ _ਮਨ। 
ਚਰਾਗੇ ਜਹਾਂ _ਆਫ਼ਤਾਬੇ _ਯਮਨ। _੩੯। 
ਬਿਗੋਯਦ ਕਿ _ਮੁਰਦੰਦ ਬਾਜੇ ਮੁਹਿੰਮ। 
ਕਿ ਮਾਂ ਹਮ ਬਸਾ ਫ਼ੀਲ ਬਖਸ਼ੀਦਹਅਮ। _੪0। 


ਦਿਗਰ ਰਾ _ਬਪੁਰਸ਼ੀਦ ਅਪਸ _ਚ __ਕਰਦ। 
ਕਿ ਬਾਜ਼ੇ ਥਬਖ਼ਸ਼ੀਦੁ _ਬਾਜ਼ੇ _ਬਿਮੁਰਦ। _੪੧। 
ਸਿਅਮ ਰਾ _ਬਪੁਰਸ਼ੀਦ ਸ਼ੁਤਰਾਂ ਨੁਮਾਂ। 
ਕੁਜਾ ਤੋਂ _ਬਬਖ਼ਸ਼ੀਦ ਏ ਜਾਨ ਮਾਂ। ੪੨। 
ਬਗੁਫ਼ਤਾ ਕਿ _ਬਾਜ਼ੇ _ਬਕਾਰ _ਆਮਦੰਦ। 
ਬਬਖ਼ਸ਼ _ਅੰਦਰੂੰ _ਬੇਸ਼ੁਮਾਰ ਆਮਦੰਦ। _੪੩। 
ਚੁਅਮ ਰਾ ਬਪੁਰਸ਼ੀਦ ਕਿ _ਏ ਨੇਕ _ਬਖੁਤ। 
ਸਜ਼ਾਵਾਰ _ਦੇਹੀਮ _ਸਾਯਾਨ _ਤਖਤ। _੪੪। 


ਕੁਜਾ _ਗਸ਼ਤ _ਬਖੁਸ਼ਸ਼ ਤੁਮਾਰਾ _ਫ਼ਹੀਮ। 
ਯਕੇ __ਦਾਨਹ ਮੁੰਗੋ _ਦਿਗਰ ਨੁਖਦ _ਨੀਮ। _੪੫। 
ਸ਼ਵਦ ਗਰ ਹੁਕਮ _ਤਾ ਬਿਯਾਰੇਮ ਪੇਸ਼। 
ਹਮਹ ਫ਼ੀਲੂ _ਅਸਪੋ ਅਜ਼ੋ ਸ਼ੁਤਰ ਬੇਸ਼। _੪੬। 


ਹਿਕਾਇਤਾਂ ੬੯੫ 


ਦੂਜੇ (ਮਹਗੀ ਦੇ ) ਦਾਣੇ (ਦੀ ਆਮਦਨ) ਤੋਂ ਮੂੰਗੀ-ਪਟਨ (ਨਾਂ ਦਾ ਸ਼ਹਿਰ) ਵਸਾਇਆ 
ਜੋ ਮਿਤਰਾਂ ਨੂੰ ਚੰਗਾ ਲਗਣ ਵਾਲਾ ਅਤੇ ਦੁਸ਼ਮਣਾਂ (ਦੇ ਦਿਲ) ਨੂੰ ਤੋੜਨ ਵਾਲਾ ਸੀ।੩੧। ਇਸ 


ਤਰ੍ਹਾਂ ਕਰਦਿਆਂ ਬਾਰ੍ਹਾਂ ਵਰ੍ਹੇ ਬੀਤ ਗਏ ਅਤੇ ਉਸ ਪਾਸ (ਇਤਨੀ) ਦੌਲਤ ਇਕੱਠੀ ਹੋ ਗਈ ਜੋ 
ਕਦੇ ਮੁਕਣ ਵਿਚ ਨਹੀਂ ਆ ਸਕਦੀ ਸੀ।੩੨। 


ਜਦ ਰਾਜਾ _ਮਾਨਧਾਤਾ ਤਖ਼ਤ ਉਤੇ ਬੈਠਾ, ਤਾਂ ਉਸ ਨੇ ਸੱਤਾਂ ਦੀਪਾਂ ਦੇ ਰਾਜਿਆਂ ਬਾਰੇ 
(ਵਜ਼ੀਰਾਂ ਤੋਂ) ਪੁਛਿਆ।੩੩। (ਰਾਜੇ ਨੇ) ਕਿਹਾ! ਮੇਰੇ ਪਾਸ ਕਾਗ਼ਜ਼ ਲਿਆਓ ਕਿ ਮੈਂ ਚਾਰ 
ਪੁੰਤਰਾਂ ਨੂੰ ਕੀ ਕੁਝ ਦਿੱਤਾ ਸੀ।੩੪। 


ਕਲਮ ਚਲਾਉਣ ਵਾਲੇ (ਮੁਨਸ਼ੀ ਨੇ) ਕਲਮ ਪਕੜ ਲਈ ਅਤੇ ਉੱਤਰ ਦੇਣ ਲਈ ਝੰਡਾ 
ਧਾਰਨ ਕਰ _ਲਿਆ (ਭਾਵ! ਜਵਾਬ _ਦੇਣ ਲਈ ਤਿਆਰ ਹੋ__ਗਿਆ)।੩੫। (ਰਾਜੇ ਨੇ) ਕਿਹਾ[ 
ਪਹਿਲਾਂ ਕਾਗ਼ਜ਼ ਵੇਖੋ ਅਤੇ ਦਸੋ ਕਿ ਇਨ੍ਹਾਂ (ਚਾਰ ਪੁੱਤਰਾਂ) ਨੂੰ ਕਿਤਨੇ ਹਜ਼ਾਰ ਦਿੱਤਾ ਸੀ।੩੬। 


ਕਾਗ਼ਜ਼ ਤੋਂ ਪੜ੍ਹੋ ਅਤੇ ਜ਼ਬਾਨ ਨਾਲ ਦਸੋ ਕਿ ਹਰ ਇਕ ਨੂੰ ਕੀ ਕੀ ਦਿੱਤਾ ਸੀ।੩੭। 
ਦੇਵਤਿਆਂ ਵਰਗੀ _ਸੀ।੩੮। 


(ਰਾਜੇ ਨੇ ਕਿਹਾ!) ਹੇ ਜਗਤ ਦੇ ਦੀਵਿਓ ਅਤੇ ਯਮਨ ਦੇਸ਼ ਦੇ ਸੂਰਜੋ ! ਮੇਰੇ ਸਾਹਮਣੇ 
ਲਿਆਓ ਜੋ ਮੈਂ (ਤੁਹਾਨੂੰ) ਦਿੱਤਾ ਸੀ।੩੯। (ਪਹਿਲਾਂ ਸਭ ਤੋਂ ਵੱਡੇ ਲੜਕੇ ਨੇ) ਕਿਹਾ (ਕਿ 
ਤੁਹਾਡੇ ਦਿੱਤੇ ਹਾਥੀਆਂ ਵਿਚੋਂ) ਕਈ ਤਾਂ ਮੁਹਿੰਮਾਂ ਵਿਚ ਮਾਰੇ ਗਏ ਅਤੇ ਜੋ ਬਚੇ ਸਨ, ਉਹ 
(ਲੋਕਾਂ/ਸੇਵਕਾਂ ਨੂੰ) ਬਖ਼ਸ਼ ਦਿੱਤੇ। (ਹੁਣ ਮੇਰੇ ਪਾਸ ਕੋਈ ਵੀ ਨਹੀਂ)।੪0। 


ਦੂਜੇ (ਪੁੱਤਰ) ਨੂੰ ਪੁਛਿਆ ਕਿ ਘੋੜਿਆਂ ਦਾ ਕੀ ਕੀਤਾ ਹੈ? (ਉਸ ਨੇ ਉੱਤਰ ਦਿੱਤਾ) 
ਕਈ ਬਖ਼ਸ਼ ਦਿੱਤੇ ਹਨ ਅਤੇ ਕਈ ਮਰ ਗਏ ਹਨ।੪੧। (ਰਾਜੇ ਨੇ) ਤੀਜੇ ਨੂੰ ਪੁਛਿਆ ਕਿ ਊਠ 
(ਕਿਥੇ ਹਨ), ਮੈਨੂੰ `ਵਿਖਾ। ਹੇ ਮੇਰੀ ਜਾਨ! ਕਿਸ ਨੂੰ ਬਖਸ਼ੇ ਹਨ।੪੨। 


ਉਸ ਨੇ ਕਿਹਾ ਕਿ ਕਈ (ਲੜਾਈ ਵਿਚ) ਮਾਰੇ ਗਏ ਹਨ ਅਤੇ ਬਹੁਤ ਸਾਰੇ ਬਖ਼ਸ਼ ਦਿੱਤੇ 
ਹਨ, (ਹੁਣ ਮੇਰੇ ਪਾਸ ਕੋਈ ਊਠ ਵੀ ਨਹੀਂ ਹੈ)।੪੩। ਚੌਥੇ (ਪੁੰਤਰ) ਨੂੰ ਪੁਛਿਆ ਕਿ ਹੇ ਚੌਗੇ 
ਭਾਗਾਂ ਵਾਲੇ! ਹੇ ਛਤ੍ਹ ਅਤੇ ਤਖ਼ਤ ਦੇ ਯੋਗ _(ਪੁੱਤਰ)!।੪੪। 


(ਰਾਜੇ ਨੇ ਪੁਛਿਆ) ਮੈਨੂੰ ਸਮਝਾ _ਕਿ ਜੋ ਇਕ ਮੂੰਗੀ ਦਾ ਦਾਣਾ ਅਤੇ ਦੂਜਾ _ਔਧਾ 
ਛੋਲਿਆਂ ਦਾ ਦਾਣਾ ਤੈਨੂੰ ਦਿੱਤਾ ਸੀ, ਉਹ ਕਿਥੇ ਹਨ।੪੫। (ਪੁਤਰ ਨੇ) ਜਵਾਬ ਦਿੱਤਾ ਕਿ ਜੇ 
ਹੁਕਮ ਹੋਵੇ ਤਾਂ ਆਪ ਦੇ ਸਾਹਮਣੇ ਲੈ ਆਵਾਂ ਜੋ ਹਾਥੀ, ਘੋੜੇ ਅਤੇ ਊਠ (ਉਨ੍ਹਾਂ ਦੀ ਕਮਾਈ 


%< 


ਤੋਂ ਹਾਸਲ ਕੀਤੇ ਹਨ)।੪੬। 


੬੯੬ 


ਸੀ _ਦਸਮ-ਗ੍ਰੰਥ ਸਾਹਿਬ 


ਨਜ਼ਰ _ਕਰਦ _ਫ਼ੀਲੇ ਦੋ __ਦਹਿ ਹਜ਼ਾਰ _ਮਸਤ। 
ਪੁਰ ਅਜ਼ ਜ਼ਰ _ਬਾਰੋ__ਹਮਹ _ਨੁਕਰਹ _ਬਸਤ। _8੭। 
ਹੁਮਾਂ ਅਸਪ ਪਾਂ ਸਦ ਹਜ਼ਾਰ ਆਵਰੀਦ। 
ਹੁਮਾਂ ਜ਼ਰ _ਜ਼ੀਨ ਬੇਸ਼ੁਮਾਰ ਆਵਰੀਦ। _੪੮। 


ਹਮਹ _ਖ਼ੋਦ _ਖੁਫ਼ਤਾਨ _ਬਰਗਸ਼ਤਵਾਂ। 

ਤੀਰੁ ਸ਼ਮਸ਼ੇਰ ਕੀਮਤ _ਗਿਰਾਂ। ੪੯। 
ਸ਼ੁਤਰ ਬਗਦਾਦ ਜ਼ਰ _ਬਫ਼ਤ _ਬਾਰ। 
ਜਾਮਹ ਨੀਮ _ਆਸਤੀਂ ਥੇਸ਼ੁਮਾਰ। _੫0। 
ਦਹਿ ਨੀਲੂ _ਦਹਿ ਪਦਮ _ਦੀਨਾਰ _ਜ਼ਰਦ। 
ਦੀਦਹ _ਸ਼ੁਦ _ਦੀਦਹੇ ਦੋਸਤ _ਸਰਦ। _੫੧। 
ਯਕ _ਮੁੰਗ _ਯਕ ਸ਼ਹਿਰ ਜ਼ੋ ਕਾਮ ਸ਼ੁਦ। 
ਮੂੰਗੀ ਪਟਨ ਸ਼ਹਿਰ ਓ ਨਾਮ _ਸ਼ੁਦ। ੫੨। 
ਨੀਮਿ ਨੁਖਦ ਰਾ _ਦਿਗਰ ਸ਼ਹਿਰ _ਬਸਤ। 
ਨਾਮੇ ਅਜ਼ੋ ਸ਼ਹਿਰ ਦਿਹਲੀ ਸ਼ੁਦ _ਅਸਤ। _੫੩। 
ਬੁਸ਼ ਆਮਦ _ਬ _ਤਦਬੀਰ _ਮਾਨੋ _ਮਹੀਪ। 


ਖੰਤਾਬਸ਼ _ਬਦੋ _ਦਾਦ _ਰਾਜਹ _ਦਲੀਪ। _੫੪। 


ਕਿ ਪੈਦਾ ਅਜ਼ੋ ਮਰਦ ਸ਼ਾਹਨ ਸ਼ਹੀ। 

ਸਜ਼ਾਵਾਰ _ਤਖ਼ਤ _ਅਸਤੁ _ਤਾਜੋ _ਮਹੀ। _੫੫। 
ਬਜ਼ੇਬਦ _ਅਜ਼ੋ _ਮਰਦ _ਤਾਜੋ _ਨਗ਼ੀਂ। 

ਬਰ _ਆਂ ਅਕਲੁੂ _ਤਦਬੀਰ ਹਜ਼ਾਰ _ਆਫ਼ਰੀਂ। _੫੬। 
ਸਿ ਓ ਅਸਤ ਬੇਅਕਲ _ਆਲੂਦਹ _ਮਗਜ਼। 

ਨ ਰਫ਼ਤਾਰ _ਖੁਸ਼ਤਰ ਨ ਗੁਫ਼ਤਾਰ ਨਗ਼ਜ਼। _੫੭। 
ਹਮੀ ਖਾਸਤ ਕਿ _ਓਰਾ _ਬਸ਼ਾਹੀ _ਦਿਹਮ। 

ਜ਼ਿ ਦੌਲਤ _ਖੁਦਸ਼ਰਾ _ਅਗਾਹੀ _ਦਿਹਮ। _੫੮। 


ਬਜ਼ੇਬਦ _ਕਜ਼ੋ _ਰੈਗ _ਸ਼ਾਹਨਸ਼ਹੀ। 

ਕਿ ਸਾਹਿਬ ਸ਼ਊਰ ਅਸਤ _ਵ ਮਾਲਕ _ਮਹੀ। _੫੯। 
ਖ਼ਿਤਾਬਸ਼ _ਕਜ਼ੋ _ਗਸ਼ਤ _ਰਾਜਹ _ਦਲੀਪ। 

ਖਿਲਾਫ਼ਤ _ਬਬਖਸ਼ੀਦ ਮਾਨੋ _ਮਹੀਪ। ੬0। 


ਸਿ ਪਿਸਰਾਂ ਦਿਗਰ _ਸ਼ਾਹਿ ਆਜ਼ਾਦ _ਕਰਦ। 
ਨ ਦਾਨਸ਼ ਪਰਸਤੋ ਨ ਆਜ਼ਾਦ ਮਰਦ। _੬੧। 
ਕਿ ਓਰਾ ਬਰੋ _ਜ਼ਰ _ਸਿੰਘਾਸਨ _ਨਿਸ਼ਾਦ। 
ਕਲੀਦੇ _ਕੁਹਨ ਗੰਜ ਰਾ ਬਰ _ਕੁਸ਼ਾਦ। ੬੨। 


੩ ਸੈ ਸੇ ਕੈ ਕੈ &, ਕੰ & 3 3, 


ਹਿਕਾਇਤਾਂ ੬੯੭ 


(ਉਸ ਨੇ) ਬਾਰ੍ਹਾਂ ਹਜ਼ਾਰ ਮਸਤ ਹਾਥੀ (ਰਾਜੇ ਨੂੰ) ਭੇਂਟ ਕੀਤੇ ਜੋ_ਸੋਨੇ ਦੇ ਸਾਮਾਨ ਨਾਲ 
ਭਰਪੂਰ ਅਤੇ ਚਾਂਦੀ ਨਾਲ ਮੜ੍ਹੇ ਹੋਏ ਸਨ।੪੭। ਉਹ ਪੰਜ ਲੱਖ ਘੋੜੇ ਵੀ ਲੈ ਆਇਆ ਅਤੇ 
ਬੇਸ਼ੁਮਾਰ ਸੋਨੇ ਦੀਆਂ ਜ਼ੀਨਾਂ ਵੀ ਲਿਆਇਆ।੪੮। 


ਉਹ ਲੋਹੇ ਦੇ ਟੋਪ, ਸੁਨਹਿਰੀ ਕਵਚ, _ਬਹੁਤ ਸਾਰੇ _ਤੀਰ ਅਤੇ ਕੀਮਤੀ ਤਲਵਾਰਾਂ 
ਲਿਆਇਆ।੪੯। ਬਹੁਤ ਸਾਰੇ ਬਗਦਾਦੀ ਊਠ, ਸੋਨਾ, ਖ਼ੀਨਖਾਬ (ਦੇ ਕਪੜੇ), ਬਹੁਤ ਸਾਰੀ ਦੌਲਤ 
ਅਤੇ ਬੇਸ਼ੁਮਾਰ ਆਸਤੀਨਾਂ ਲੈ ਕੇ ਆਇਆ।੫0। 


ਦਸ ਨੀਲ ਅਤੇ ਦਸ ਪਦਮ ਪੀਲੇ ਰੰਗ ਦੇ ਦੀਨਾਰ (ਮੋਹਰਾਂ) ਸਨ ਜਿਨ੍ਹਾਂ ਨੂੰ ਵੇਖ ਕੇ 
ਦੋਸਤਾਂ ਦੀਆਂ ਅੱਖਾਂ ਠੰਢੀਆਂ ਹੁੰਦੀਆਂ _ਸਨ।੫੧। ਇਕ ਮੂੰਗੀ ਦੇ ਦਾਣੇ ਤੋਂ ਇਕ ਸ਼ਹਿਰ 
ਬਣਵਾਇਆ ਜਿਸ ਦਾ ਨਾਮ ਮੂੰਗੀ ਪਟਨ _ਸੀ।੫੨। 


ਚਣਿਆਂ ਦੇ ਅੱਧੇ ਦਾਣੇ ਤੋਂ ਦੂਜਾ ਸ਼ਹਿਰ ਵਸਾਇਆ, ਜਿਸ ਦਾ ਨਾਮ ਦਿੱਲੀ ਹੋਇਆ।੫੩। 
ਮਾਨਧਾਤਾ ਰਾਜਾ (ਚੌਥੇ ਪੁੱਤਰ ਦੀ) ਜੁਗਤ ਤੋਂ ਪ੍ਰਸੰਨ ਹੋਇਆ ਅਤੇ ਉਸ ਨੂੰ ਰਾਜਾ ਦਲੀਪ” ਦੀ 
ਪਦਵੀ ਬਖੁਸ਼ੀ।੫੪। 


ਉਸ ਮਰਦ ਤੋਂ ਜੋ ਸ਼ਾਹੀ ਸ਼ਕਤੀ ਪੈਦਾ ਹੋਈ, ਉਸ ਤੋਂ ਉਹ ਤਖਤ ਅਤੇ ਤਾਜ ਦੇ ਯੋਗ 
ਸਿੱਧ ਹੋਇਆ।੫੫। ਅਜਿਹੇ ਮਰਦ ਨੂੰ ਤਾਜ ਅਤੇ ਹੀਰੇ ਤੇ ਨਗ _ਸ਼ੋਭਦੇ ਹਨ। ਇਸ ਦੀ ਅਕਲ 
ਅਤੇ ਜੁਗਤ ਤੋਂ ਹਜ਼ਾਰ ਵਾਰ ਕੁਰਬਾਨ ਹੁੰਦੇ ਹਾਂ।੫੬। 


ਬਾਕੀ ਦੇ (ਤਿੰਨ ਪੁੱਤਰ) ਬੇਅਕਲ ਅਤੇ ਬਦਦਿਮਾਗ ਹਨ। ਉਨ੍ਹਾਂ ਦੀ ਨ ਚਾਲ ਚੰਗੀ ਹੈ 
ਅਤੇ ਨ ਬੋਲ ਠੀਕ _ਹਨ।੫੭। (ਰਾਜਾ ਮਾਨਧਾਤਾ ਨੇ) ਚਾਹਿਆ ਕਿ ਉਸ (ਦਲੀਪ) ਨੂੰ ਸ਼ਾਹੀ 
ਗੱਦੀ ਦੇ ਦਿਆਂ ਅਤੇ ਆਪਣੀ ਦੌਲਤ ਦੀ ਜਾਣਕਾਰੀ ਦੇ ਦਿਆਂ।੫੮। 


(ਰਾਜਾ ਦਲੀਪ) ਰਾਜ-ਗੱਦੀ ਉਤੇ ਬੈਠ ਕੇ ਸ਼ੋਭਾ ਵਧਾਏਗਾ ਕਿਉਂਕਿ ਇਹ ਅਕਲਮੰਦ ਅਤੇ 
ਧਰਤੀ ਦਾ ਮਾਲਕ ਹੈ।੫੯। ਰਾਜਾ ਦਲੀਪ ਉਸ ਦਾ ਲਕਬ (ਪਦਵੀ) ਹੋ ਗਿਆ ਅਤੇ ਮਾਨਧਾਤਾ 
ਰਾਜੇ ਨੇ ਰਾਜ-ਗੱਦੀ ਬਖਸ਼ ਦਿੱਤੀ।੬0। 


ਬਾਕੀ ਤਿੰਨ ਪੁੱਤਰਾਂ ਨੂੰ ਬਾਦਸ਼ਾਹੀ ਤੋਂ ਆਜ਼ਾਦ ਕਰ ਦਿੱਤਾ (ਭਾਵ! ਵਖਰਾ ਕਰ ਦਿੱਤਾ) 
ਕਿਉਂਕਿ ਉਹ ਨ ਅਕਲਮੰਦ ਸਨ ਅਤੇ ਨ ਹੀ (ਵਿਕਾਰਾਂ ਤੋਂ) ਆਜ਼ਾਦ _ਸਨ।੬੧। ਉਸ ਨੂੰ 
ਸੁਨਹਿਰੀ ਸਿੰਘਾਸਨ _ਉਤੇ ਬਿਠਾ ਦਿੱਤਾ ਅਤੇ ਪੁਰਾਣੇ ਖ਼ਜ਼ਾਨੇ ਨੂੰ ਕੁੰਜੀ ਨਾਲ ਖੋਲ੍ਹ _ਕੇ ਦੇ 
ਦਿੱਤਾ।੬੨। 


੬੯੮ 


ਸੀ _ਦਸਮ-ਗ੍ਰੰਥ ਸਾਹਿਬ 


ਬਦੋ ਦਾਦ ਸ਼ਾਹੀ ਖੁਦ ਆਜ਼ਾਦ _ਗਸ਼ਤ। 
ਬਪੋਸ਼ੀਦ _ਦਲਕਸ਼ _ਰਵਾਂ ਸ਼ੁਦ _ਬਦਸ਼ਤ। _੬੩। 
ਬਿਦਿਹ _ਸਾਕੀਯਾ _ਸਾਗਰੇ ਸਬਜ਼ _ਰੈਗ। 

ਕਿ ਮਾਰਾ ਬਕਾਰ ਅਸਤ _ਦਰ ਵਕਤ ਜੌਗ। _੬੪। 


ਬ ਮਨ ਦਿਹ ਕਿ ਬਖਤ _ਆਜ਼ਮਾਈ _ਕੁਨਮ। 
ਜ਼ਿ ਤੇਗੇ ਖੁਦਸ਼ ਕਾਰਵਾਈ _ਕੁਨਮ। ੬੫। ੨। 


ਦ 'ਦ ੮੯ ਦ₹ 


ਖ਼ੁਦਾਵੰਦ ਦਾਨਸ਼ _ਦਿਹੋ _ਦਾਦਗਰ। 
ਰਜ਼ਾ ਬਖ਼ਸ਼ ਰੋਜ਼ੀ _ਦਿਹੋਂ ਹਰ _ਹੁਨਰ। _੧। 
ਅਮਾਂ ਬਖ਼ਸ਼ _ਬਖੁਸ਼ਿੰਦ ਓ _ਦਸਤਗੀਰ। 
ਕੁਸ਼ਾਯਸ਼ ਕੁਨੋ ਰਹਿ ਨੁਮਾਯਸ਼ _ਪਜ਼ੀਰ। _੨। 


ਹਿਕਾਯਤ _ਸ਼ੁਨੀਦਮ _ਯਕੇ _ਨੋਕ _ਮਰਦ। 
ਕਿ ਅਜ਼ ਦਉਰ ਦੁਸ਼ਮਨ _ਬਰਾਵੁਰਦ _ਗਰਦ। _੩। 
ਖਸਮ _ਅਫ਼ਕਨੋ _ਸ਼ਾਹਿ _ਚੀਂ__ਦਿਲ ਫ਼ਰਾਜ਼। 
ਗਰੀਬੁਲ _ਨਿਵਾਜ਼ੋ _ਗ਼ਨੀਮੁਲ _ਗੁਦਾਜ਼। _੪। 


ਜਿ ਰਜ਼ਮੋ `ਬ _ਬਜ਼ਮੋ _ਹਮਹ _ਬੰਦੁਬਸਤ। 

ਕਿ _ਬਿਸਯਾਰ ਤੇਗ ਅਸਤ _ਹੁਸ਼ਯਾਰ ਦਸਤ। _੫। 
ਨਿਵਾਲਹ _ਪਿਯਾਲਹ _ਜਿ _ਰਜ਼ਮੋ __ਬ _ਬਜ਼ਮ। 
ਤੁ ਗੁਫ਼ਤੀ ਕਿ ਦੀਗਰ _ਯਲੇ ਸ਼ੁਦ ਬ ਬਜ਼ਮ। ੬। 


ਬ ਹੋਸ਼ ਅੰਦਰ ਆਮਦ ਕੁਸ਼ਾਦੋ ਦੁ _ਚਸ਼ਮ। 
ਬਗੁਫ਼ਤਾ ਸੁਖ਼ਨ _ਸ਼ਾਹਿ _ਪੇਸ਼ੀਨ _ਰਸਮ। _੧੨। 


ਹਿਕਾਇਤਾਂ ੬੯੯ 


(ਰਾਜਾ ਮਾਨਧਾਤਾ ਨੇ) ਰਾਜ-ਗੱਦੀ ਦੇ ਦਿੱਤੀ ਅਤੇ ਆਪ ਬੰਧਨ-ਮੁਕਤ ਹੋ ਗਿਆ। (ਫ਼ਕੀਰਾਂ 
ਵਾਲੀ) ਗੋਦੜੀ ਪਾ ਲਈ ਅਤੇ ਜੰਗਲ ਵਲ ਚਲਾ _ਗਿਆ।੬੩। ਹੇ ਸਾਕੀ (ਪ੍ਰਭੂ!) ਮੈਨੂੰ ਹਰੇ ਰੰਗ 
(ਭਾਵ--ਹਰਿਨਾਮ) (ਦੀ ਸ਼ਰਾਬ) ਦਾ ਪਿਆਲਾ ਬਖ਼ਸ਼ੋ ਜੋ ਜੰਗ ਵੇਲੇ ਮੇਰੇ ਕੰਮ ਆਵੇਗਾ।੬੪। 

ਮੈਨੂੰ (ਇਹ) ਦਾਤ ਦਿਓ ਤਾਂ ਜੋ ਮੈਂ ਆਪਣੇ ਭਾਗਾਂ ਨੂੰ ਪਰਖ _ਸਕਾਂ ਅਤੇ ਆਪਣੀ 
ਤਲਵਾਰ ਦੀ ਕਾਰਵਾਈ ਕਰ _ਸਕਾਂ।੬੫।੨। 


ਦ € ੮੯ ੮ਊ 


ਪਰਮਾਤਮਾ ਅਕਲ ਦੇਣ ਵਾਲਾ, ਨਿਆਂ ਕਰਨ ਵਾਲਾ, ਰਜ਼ਾ (ਖ਼ੁਸ਼ੀ) ਬਖ਼ਸ਼ਣ ਵਾਲਾ, ਰੋਜ਼ੀ 
ਦੇਣ ਵਾਲਾ ਅਤੇ ਵਿਦਿਆ ਪੁਰਦਾਨ ਕਰਨ _ਵਾਲਾ _ਹੈ।੧। ਸੁਖ _ਦੇਣ ਵਾਲਾ, _ਬਖੁਸ਼ਣ ਵਾਲਾ, 
ਸਹਾਇਤਾ ਕਰਨ ਵਾਲਾ (ਬਾਂਹ ਪਕੜਨ ਵਾਲਾ), ਬੰਧਨਾਂ ਤੋਂ ਮੁਕਤ ਕਰਨ ਵਾਲਾ, ਪਥ-ਪੁਦਰਸ਼ਨ 
ਕਰਨ _ਵਾਲਾ ਅਤੇ _ਮਨ ਨੂੰ ਚੰਗਾ ਲਗਣ _ਵਾਲਾ _ਹੈ।੨। 


ਮੈਂ ਇਕ ਨੇਕ ਬੰਦੇ ਦੀ ਕਹਾਣੀ ਸੁਣੀ ਹੈ ਕਿ ਉਸ ਨੇ ਦੁਸ਼ਮਨ ਦੇ ਦੌਰ (ਜ਼ਮਾਨੇ) ਦੀ 
ਮਿੱਟੀ ਉਡਾ ਦਿੱਤੀ ਸੀ (ਭਾਵ ਨਸ਼ਟ ਕਰ ਦਿੱਤਾ ਸੀ)।੩। ਉਹ ਦੁਸ਼ਮਨ ਨੂੰ ਪਛਾੜਨ ਵਾਲਾ 
ਅਤੇ ਉਦਾਰ ਮਨ ਵਾਲਾ ਚੀਨ ਦਾ ਬਾਦਸ਼ਾਹ ਸੀ। ਉਹ ਗ਼ਰੀਬ-ਨਿਵਾਜ਼ ਅਤੇ ਦੁਸ਼ਮਣਾਂ ਨੂੰ ਨਸ਼ਟ 
ਕਰਨ ਵਾਲਾ _ਸੀ।੪। 


ਉਹ ਜੰਗ _ਅਤੇ ਮਜਲਿਸ (ਸਭਾ) ਦਾ ਬੇਦੋਬਸਤ ਕਰਨ ਵਾਲਾ ਸੀ। ਉਹ ਤਲਵਾਰ ਦਾ 
ਬਹੁਤ ਧਨੀ ਅਤੇ ਫੁਰਤੀਲੇ ਹੱਥਾਂ ਵਾਲਾ ਸੀ।੫। ਖਾਣ ਵਿਚ, (ਸ਼ਰਾਬ ਦਾ) ਪਿਆਲਾ ਪੀਣ ਵਿਚ, 
ਜੰਗ ਅਤੇ ਮਜਲਿਸ ਵਿਚ (ਕਿਸੇ ਤੋਂ ਘਟ ਨਹੀਂ ਸੀ)। (ਉਸ ਨੂੰ ਵੇਖ ਕੇ) ਤੂੰ ਕਹੇਂਗਾ ਕਿ 
ਮਜਲਿਸ ਵਿਚ (ਉਸ ਵਰਗਾ) ਹੋਰ ਕੋਈ ਸੂਰਮਾ ਨਹੀਂ ਹੈ।੬। 


ਉਹ ਤੀਰ ਅਤੇ ਬੰਦੂਕ ਚਲਾਉਣ ਵਿਚ ਇਤਨਾ ਸਿਖਿਆ ਹੋਇਆ ਸੀ ਕਿ ਤੂੰ ਕਹੇਂਗਾ 
ਕਿ ਮਾਂ ਦੇ ਪੇਟ ਵਿਚੋਂ ਇਕੋ ਵਾਰ ਸਿਖ ਕੇ ਆਇਆ ਹੈ।੭। ਉਸ ਪਾਸ ਦੌਲਤ ਵੀ ਬਹੁਤ 
ਸੀ ਅਤੇ ਖਜ਼ਾਨਾ ਵੀ ਵੱਡਾ ਸੀ। ਉਸ ਪਾਸ ਮੁਲਕ ਵੀ ਬਹਤੁ ਸੀ ਅਤੇ ਬਖੁਸ਼ਿਸ਼ ਕਰਨ ਵਾਲਾ 
ਵੀ ਸੀ।੮। 


ਜਦ ਉਸ ਦੀ ਬਾਦਸ਼ਾਹੀ ਦਾ ਆਖ਼ਰੀ ਸਮਾਂ ਆ ਗਿਆ, ਤਾਂ ਉਸ ਦੇ ਅਗੇ ਪਿਛੇ ਵਜ਼ੀਰ 
ਆ ਬੈਠੇ।੯। (ਵਜ਼ੀਰ ਪੁੱਛਣ ਲਗੇ ਕਿ) ਤੁਹਾਡੇ ਪਿਛੋ ਇਹ ਬਾਦਸ਼ਾਹੀ ਕਿਸ ਨੂੰ ਦੇਈਏ ਅਤੇ 
ਇਹ ਪ੍ਰਤਾਪੀ ਤਾਜ ਕਿਸ ਦੇ ਸਿਰ ਉਪਰ _ਰਖੀਏ।੧0। 


ਕਿਸ ਆਦਮੀ ਨੂੰ ਘਰੋਂ ਬਾਹਰ _ਕਢੀਏ ਅਤੇ ਕਿਸ _ਦੇ ਸਿਰ ਉਤੇ _ਭਾਗਸ਼ਾਲੀ _ਤਾਜ 
ਸਜਾਈਏ।੧੧। (ਵਜ਼ੀਰਾਂ ਦੀ ਗੱਲ ਸੁਣ ਕੇ ਬਾਦਸ਼ਾਹ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ। 
(ਫਿਰ) ਪੁਰਾਤਨ (ਸ਼ਾਹੀ) ਮਰਯਾਦਾ ਸੰਬੰਧੀ ਬੋਲ _ਕਹੇ।੧੨। 


200 


ਸੀ _ਦਸਮ-ਗ੍ਰੰਥ ਸਾਹਿਬ 


ਪਾਓ ਨ ਦਸਤੋ ਨ ਚਸ਼ਮੋ ਜ਼ੁਬਾਂ। 

ਹੋਸ਼ੋ ਨ ਹਿੰਮਤ ਨ ਹੈਬਤ _ਕਸਾਂ। _੧੩। 
ਹਉਲੋ ਨ ਹਿੰਮਤ ਨ _ਹੀਲਹ ਨ ਹੋਸ਼| 
ਬੀਨੀ ਨ __ਬੀਨਾਯਗੀ _ਹਰ ਦੁ _ਗੋਸ਼। _੧੪। 


੨੨ ੨ ੨੧ 


ਹਰਾਂ ਕਸ ਕਿ ਹਸਤ ਆਜ਼ਮਾਯਸ਼ _ਬਵਦ। 
ਵਜ਼ਾਂ ਦਉਰ ਦੀ ਬਾਦਸ਼ਾਹਸ਼ _ਬਵਦ। _੧੫। 
ਅਜਬਮਾਂਦ _ਦਾਨਾਇ _ਦਉਰ _ਈ' ਜਵਾਬ। 
ਸੁਖਨਬਾਜ਼ _ਦੀਗਰ _ਕੁਨਦ ਬਾ __ਸਵਾਬ। _੧੬। 


ਬਕਿੰਗਸ਼ ਦਰ ਆਮਦ _ਦਿਰੰਗਸ਼ _ਗਿਰਿਫ਼ਤ। 
ਜਵਾਬੇ ਸੁਖ਼ਨ _ਰਾ __ਬਰੈਗਸ਼ _ਗਿਰਿਫ਼ਤ। _੧੭। 
ਚਪੋਰਾਸਤਸ਼ ਕਰਦ _ਚਰਖੇ ਜ਼ੁਬਾਂ। 

ਬਰਾ _ਵੁਰਦ ਸੁਖ਼ਨੇ ਚੁ _ਕੈਬਰ _ਕਮਾਂ। _੧੮। 


ਕਿ ਏ ਸ਼ਾਹਿ ਹੁਸ਼ਿਯਾਰ ਆਜ਼ਾਦ _ਮਗਜ਼। 
ਚਿਰਾਮੇ ਤੁ ਗੋਈ _ਦਰੀਂ ਕਾਰ _ਨਗਜ਼। _੧੯। 
ਕਸੇ ਰਾ ਸ਼ਵਦ ਕਾਰ ਈ ਦਰ ਜ਼ਮਾਂ। 

ਵਜ਼ਾ ਹਸਤ _ਐਬਅਸਤ ਜ਼ਾਹਰ _ਜਹਾਂ। _੨0। 


ਕਿ ਈਂ ਹਸਤ _ਐਬੋ ਤੁ ਗੋਈ ਹੁਨਰ। 
ਕਿ ਏ ਸ਼ਾਹ ਸ਼ਾਹਾਨ ਹਮਹ _ਬਹਰ _ਬਰ। _੨੧। 
ਨ ਦਰ ਜੰਗ ਪੁਸ਼ਤੋ ਨ _ਦੁਸ਼ਨਾਮ _ਦਾਦ। 
ਨ ਅੰਗੁਸ਼ਤਬਰ ਹਰਫ਼ ਦੁਸ਼ਮਨ _ਨਿਹਾਦ। _੨੨। 


ਨ ਆਰਾਮ ਦੁਸ਼ਮਨ ਨ _ਆਜ਼ਾਰ _ਦੋਸਤ। 
ਜਵਾਬੇ _ਗਦਾਰਾ _ਅਦੂਰਾ _ਬਪੌਸਤ। _੨੩। 
ਨਵੀਸ਼ਿੰਦਹ ਰਾ ਜਾ ਨ _ਹਰਫ਼ੋ _ਨਿਹਦ। 
ਸੁਖ਼ਨ ਰਾ _ਬਹਕ ਜਾਇ ਸ਼ਰਫ਼ੋ ਦਿਹਦ। _੨੪। 


ਨ ਉਸਤਾਦ ਰਾ ਦਾਦ ਜਾਏ _ਸੁਖ਼ਨ। 
ਫ਼ਰਾਮੋਸ਼ਗੀ ਚੂੰ _ਬਕਾਰੇ _ਕੁਹਨ। _੨੫। 
ਬ ਬਦ ਮਸਲਿਹਤ ਕਸ ਨ _ਦਾਦਨ _ਦਿਗਰ। 
ਬਿਹਸ ਨਾਮ _ਓ ਚੂੰ ਤੁ ਗੋਯਦ ਹੁਨਰ। ੨੬। 


ਨ _ਬੀਨਦ _ਦਿਗਰ _ਜ਼ਨ _ਬ _ਚਸ਼ਮੋ _ਖੁਦਸ਼। 
ਨ ਬਦ ਕਾਰ ਕਸ _ਕਰਦ ਨਜ਼ਰੇ _ਬਦਸ਼। ੨੭। 
ਨਜ਼ਰ _ਕਰਦ ਕਸ ਬਰ ਨ ਹਰਫ਼ੇ ਹਰਾਮ। 


ਨਿਗਹ _ਦਾਸ਼ਤ ਬਰ _ ਸ਼ੁਕਰ _ਯਜ਼ਦਾਂ _ਮੁਦਾਮ। _੨੮। 


ਹਿਕਾਇਤਾਂ 70੧ 


ਜਿਸ ਦੇ ਪੈਰ, ਹੱਥ, ਅੱਖਾਂ ਅਤੇ ਜੀਭ ਨਹੀਂ_ਹੈ। ਜਿਸ ਨੂੰ ਹੋਸ਼ ਅਤੇ ਹਿੰਮਤ ਨਹੀਂ ਹੈ 
ਅਤੇ ਨ ਹੀ ਕਿਸੇ ਦਾ ਡਰ ਹੈ।੧੩। ਜਿਸ ਪਾਸ ਧੜਕਦਾ ਹੋਇਆ ਦਿਲ ਨਹੀਂ, ਨ ਹੀ ਹਿੰਮਤ 
ਹੈ, ਨ ਹੀਲਾ ਅਤੇ ਨ ਹੀ ਹੋਸ਼ ਹੈ। ਜਿਸ ਪਾਸ ਨ ਨਕ ਹੈ, ਨ ਨਜ਼ਰ ਹੈ ਅਤੇ ਨ ਹੀ ਦੋ 
ਕੰਨ _ਹਨ।੧੪। 


ਜਿਸ ਵਿਅਕਤੀ ਪਾਸ _ਪਰਖ _ਕਰਨ ਤੇ ਇਹ ਗੁਣ ਹੋਣ, ਉਸ ਨੂੰ ਇਸ ਦੌਰ ਦੀ 


ਬਾਦਸ਼ਾਹੀ ਦੇ ਦਿਓ।੧੫। (ਉਸ ਬਾਦਸ਼ਾਹ ਦਾ) ਜਵਾਬ ਸੁਣ ਕੇ ਜ਼ਮਾਨੇ ਦੇ ਅਕਲਮੰਦ ਹੈਰਾਨ 
ਹੋਏ। (ਫਿਰ) ਉਨ੍ਹਾਂ ਨੇ ਭਲਿਆਈ ਦੇ ਹੋਰ ਬੋਲ ਕਹੇ।੧੬। 


(ਸਾਰੇ ਵਜ਼ੀਰ) ਗਿਣਤੀ ਮਿਣਤੀ ਵਿਚ ਪੈ ਗਏ ਅਤੇ (ਜਵਾਬ ਦੇਣ ਵਿਚ) ਦੇਰ ਹੋ _ਗਈ। 
ਚੰਗੀ ਤਰ੍ਹਾਂ ਜਵਾਬ ਦੇਣ ਵਿਚ ਕਾਫ਼ੀ ਢਿਲ ਮਠ ਹੋ ਗਈ।੧੭। (ਆਖ਼ਰ) ਉਹ ਜ਼ਬਾਨ ਨੂੰ ਸੱਜੇ 
ਖੱਬੇ _ਘੁੰਮਾਉਂਦੇ ਹੋਇਆਂ ਕਮਾਨ ਉਤੇ ਰਖੇ ਤੀਰ ਵਾਂਗ ਬਾਹਰ ਲ! ਆਏ।੧੮। 


(ਕਹਿਣ ਲਗੇ--) ਹੇ ਬਾਦਸ਼ਾਹ ਸਲਾਮਤ! ਤੁਸੀਂ ਬਹੁਤ ਸਮਝਦਾਰ ਅਤੇ ਆਜ਼ਾਦ ਦਿਮਾਗ਼ 
ਵਾਲੇ ਹੋ। ਤੁਸੀਂ ਕੀ ਕਿਹਾ ਹੈ, ਇਸ ਬਾਰੇ ਸਾਨੂੰ ਅਸਚਰਜ ਹੈ।੧੯। ਜਿਸ ਕਿਸੇ ਦਾ ਜ਼ਮਾਨੇ 
ਵਿਚ ਇਸ ਤਰ੍ਹਾਂ ਦਾ ਕਾਰ-ਵਿਹਾਰ ਹੋਵੇ, ਉਸ ਦੇ ਹੱਥ (ਰਾਜ-ਅਧਿਕਾਰ) ਦੇ ਦੇਣਾ ਸਪਸ਼ਟ ਰੂਪ 
ਵਿਚ ਨੁਕਸਦਾਰ ਹੈ।੨0। 


ਹੇ ਧਰਤੀ ਅਤੇ ਸਮੁੰਦਰ ਦੇ ਬਾਦਸ਼ਾਹ! ਇਨ੍ਹਾਂ ਨੂੰ ਦੁਨੀਆ ਤਾਂ ਮਾੜੇ ਲੱਛਣ ਕਹਿੰਦੀ ਹੈ 
ਅਤੇ ਤੁਸੀਂ ਗੁਣ ਕਹਿੰਦੇ ਹੋ।੨੧। (ਤੁਸੀਂ) ਨ ਜੰਗ ਵਿਚ ਪਿਠ ਵਿਖਾਈ ਹੈ ਅਤੇ ਨ ਦੁਸ਼ਮਣ 
ਨੂੰ ਗਾਲ੍ਹੀ ਦਿੱਤੀ ਹੈ। ਨ ਹੀ ਦੁਸ਼ਮਣ ਨੇ (ਤੁਹਾਡੇ) ਲਿਖੇ ਉਤੇ ਉਂਗਲ ਰਖੀ ਹੈ (ਅਰਥਾਤ! 
ਤੁਹਾਡੀ ਲਿਖਤ ਨੂੰ ਰਦ ਕੀਤਾ ਹੈ)।੨੨। 


(ਤੁਸੀਂ) ਦੁਸ਼ਮਣ ਨੂੰ ਚੈਨ ਨਹੀਂ ਲੈਣ ਦਿੱਤਾ ਅਤੇ ਨ ਮਿਤਰਾਂ ਨੂੰ ਦੁਖ ਪਹੁੰਚਾਇਆ ਹੈ। 
(ਘਰੋਂ) ਮੰਗਤੇ ਨੂੰ ਖ਼ਾਲੀ ਨਹੀਂ ਜਾਣ ਦਿੱਤਾ ਅਤੇ ਵੈਰੀ ਦੀ ਖਲ੍ਹ ਲਾਹ ਸੁਟੀ ਹੈ (ਅਰਥਾਤ- 
- ਚੰਗੀ ਤਰ੍ਹਾਂ _ਨਾਲ ਸੋਧ ਦਿੱਤਾ ਹੈ)।੨੩। (ਤੁਸੀਂ) ਲਿਖਾਰੀ ਲਈ ਔਗੁਣ ਲਿਖਣ ਵਾਸਤੇ 
ਗੁੰਜਾਇਸ਼ ਨਹੀਂ _ਰਖੀ। ਹੱਕੀ ਗੱਲ ਕਰਨ ਵਾਲੇ ਨੂੰ ਵਡਿਆਈ ਬਖ਼ਸ਼ੀ _ਹੈ।੨੪। 


(ਤੁਸੀਂ) ਕਿਸੇ ਉਸਤਾਦ ਨੂੰ ਵੀ ਬਚਨ ਕਹਿਣ ਦੀ ਥਾਂ ਨਹੀਂ ਦਿੱਤੀ। (ਤੁਸੀਂ) ਪੁਰਾਣੀ 
ਮਰਯਾਦਾ ਨੂੰ ਕਿਉਂ ਭੁਲ ਗਏ ਹੋ।੨੫। (ਤੁਸੀਂ) ਕਿਸੇ ਹੋਰ ਆਦਮੀ ਨੂੰ ਮਾੜੀ ਸਲਾਹ ਨਹੀਂ 
ਦਿੱਤੀ। (ਫਿਰ ਤੁਸੀਂ) ਔਗੁਣਾਂ ਨੂੰ ਗੁਣ ਕਿਵੇਂ ਕਹਿ ਦਿੱਤਾ।੨੬। 


(ਉੱਤਰ ਵਿਚ ਬਾਦਸ਼ਾਹ ਨੇ _ਕਿਹਾ--) ਜੋ ਬੰਦਾ ਕਿਸੇ ਹੋਰ ਦੀ ਇਸਤਰੀ ਨੂੰ ਮਾੜੀ 
ਨਿਗਾਹ ਨਾਲ ਨਹੀਂ ਵੇਖਦਾ ਹੈ ਅਤੇ ਕਿਸੇ ਹੋਰ ਦੇ ਕੰਮ ਉਤੇ ਭੈੜੀ ਨਜ਼ਰ ਵੀ ਨਹੀਂ ਰਖਦਾ 
ਹੈ।੨੭। ਕਿਸੇ ਦੇ ਦੁਰ-ਬਚਨਾਂ ਵਲ ਨਜ਼ਰ ਨਹੀਂ ਕਰਦਾ ਹੈ ਅਤੇ ਜੋ ਸਦਾ ਪਰਮਾਤਮਾ ਦਾ ਸ਼ੁਕਰ 
ਕਰਨ ਉਤੇ ਨਜ਼ਰ _ਟਿਕਾਈ ਰਖਦਾ ਹੈ।੨੮। 


205 


ਸੀ _ਦਸਮ-ਗ੍ਰੰਥ ਸਾਹਿਬ 


ਨਜ਼ਰ ਰਾ _ਬ _ਬਦਕਾਰ _ਦੀਗਰ _ਬ __ਬਸਤ। 
ਸ਼ਨਾਸੀ ਤੁ _ਤਹਕੀਕ _ਓ ਕੋਰ _ਹਸਤ। _੨੯। 
ਕਦਨ ਰਾ ਨ ਦਾਰਦ _ਬ _ਬਦਕਾਰ _ਕਾਰ। 
ਨ ਦਰ ਜੰਗ _ਪਸਪਾਉ ਪੁਸ਼ਤੇ _ਬਰਾਰ। _੩0। 


ਨ _ਦਰਕਾਰ ਦੁਜ਼ਦੀ ਨ ਦਿਲ ਬਿਸ਼ਕਨੀ। 
ਨ _ਖਾਨਹ _ਖੁਰਮ ਬਾਜ਼ ਨਹ __ਰਹਜ਼ਨੀ। _੩੧। 
ਬਨਾਕਸ _ਦੁਆਏ _ਨ _ਗੋਯਦ _ਸੁਖਨ। 

ਬ _ਖਾਹਸ਼ _ਖੁਰਾਸ਼ੀ ਨ ਜੋਈ _ਸੁਖਨ। _੩੨। 


ਬ _ਬਦਕਾਰ ਕਸ _ਦਰ ਨ ਦਾਦੈਦ ਪਾਇ। 


ਕਿ ਓ ਪਾਇ ਲੰਗ ਅਸਤੁ ਗੋਈ ਬਜਾਇ। _੩੩। 


ਬ ਦੁਜ਼ਦੀ ਮਤਾਰਾ ਨ _ਆਲੂਦਹ _ਦਸਤ। 
ਬ _ਖੁਰਸ਼ੇ _ਹਰਾਮੋ ਕੁਸ਼ਾਯਦ ਨ __ਦਸਤ। _੩੪। 
ਬ ਖੁਦ ਦਸਤ ਖ਼ਾਹੈਦ ਨ _ਗੀਰੰਦ _ਮਾਲ। 
ਨ ਰਇਯਤ ਖੁਰਾਸ਼ੀ ਨ __ਆਜਜ਼ _ਜ਼ਵਾਲ। _੩੫। 
ਦਿਗਰ ਜ਼ਨ ਨ ਖੁਦ ਦਸਤ _ਅੰਦਾਖਤਨ। 
ਰਈਯਤ _ਖੁਲਾਸਹ _ਨ ਬਰ _ਤਾਖਤਨ। _੩੬। 


ਬਖੁਦ _ਦਸਤ ਰਿਸ਼ਵਤ _ਨ__ਆਲੂਦਹ _ਕਰਦ। 


ਕਿ ਅਜ਼ ਸ਼ਾਹਿ ਦੁਸ਼ਮਨ _ਬਰਾਵੁਰਦ _ਗਰਦ। _੩੭। 


ਨ ਜਾਏ _ਅਦੂਰਾ ਦਿਹਦ ਵਕਤ _ਜੰਗ। 
ਬੁਬਾਰਸ਼ _ਦਿਹਦ ਤੇਗ ਤਰਕਸ਼ _ਖ਼ਤੰਗ। _੩੮। 


ਨ ਰਾਮਸ਼ ਦਿਹਦ ਅਸਪ _ਰਾ ਵਕਤ _ਕਾਰ। 
ਨ ਜਾਯਸ਼ _ਅਦੂਰਾ _ਦਿਹਦ ਦਰ _ਦਿਯਾਰ। _੩੯। 
ਕਿ ਥੇ ਦਸਤ ਓ ਹਸਤ ਗੋ ਪੁਰ ਹੁਨਰ। 

ਬ _ਆਲੂਦਗੀ ਦਰ _ਨ__ਬਸਤਨ _ਕਮਰ। _੪0। 


ਕਿ ਪਸ ਪਰਦਹ _ਚੁਗ਼ਲੀ ਸ਼ੁਨੀਦਨ ਨ __ਕਸ। 
ਵਜ਼ਾਂ ਖੁਦ _ਸ਼ਨਾਸੀ ਕਿ _ਗੋਈ _ਸ਼ਹਸ। _੪੩। 
ਕਸੇ ਕਾਰ ਬਦਰਾ ਨ _ਗੀਰੰਦ _ਬੋਇ। 

ਕਿ ਓ ਹਸਤ ਥੇ ਬੀਨਿਓ ਨੇਕ ਖੋਇ। ੪੪। 


ਹਿਕਾਇਤਾਂ 7 0੩ 


ਜਿਸ ਨੇ ਕਿਸੇ ਹੋਰ ਦੇ ਬੁਰੇ _ਕੰਮ ਨੂੰ ਵੇਖਣ ਤੋਂ ਦ੍ਰਿਸ਼ਟੀ ਨੂੰ ਵਰਜਿਆ ਹੋਇਆ 
ਹੈ, ਤਾਂ ਨਿਸਚੇ ਹੀ ਉਸ ਵਿਅਕਤੀ ਨੂੰ ਅੰਨ੍ਹਾ _ਸਮਝੋ।੨੯। (ਜੋ ਵਿਅਕਤੀ) ਮਾੜੇ ਕੰਮ ਲਈ 
ਕਦਮ ਨਹੀਂ ਵਧਾਉਂਦਾ ਅਤੇ ਜੰਗ _ਵਿਚ ਹਜ਼ਾਰਾਂ ਦੇ ਸਾਹਮਣੇ ਵੀ ਕਦਮ ਪਿਛੇ ਨਹੀਂ 
ਹਟਾਉਂਦਾ।੩0। 

(ਜੋ ਵਿਅਕਤੀ) ਚੋਰੀ ਦੇ ਕੰਮ ਨੂੰ ਨਹੀਂ ਜਾਂਦਾ ਅਤੇ ਨ ਕਿਸੇ ਦਾ ਦਿਲ ਦੁਖਾਉਂਦਾ ਹੈ। 
ਨ ਸ਼ਰਾਬੀਆਂ ਦੇ ਘਰ ਜਾਂਦਾ ਹੈ ਅਤੇ ਨ ਹੀ ਰਾਹ ਵਿਚ (ਕਿਸੇ ਨੂੰ) ਲੁਟਦਾ ਹੈ।੩੧। ਜੋ ਬਦ- 
ਦੁਆ ਨਹੀਂ ਦਿੰਦਾ ਅਤੇ ਦੂਜਿਆਂ ਨੂੰ ਦੁਖ ਦੇਣ ਵਾਲੇ ਬੋਲਾਂ ਨੂੰ ਲੱਭਣ ਦਾ ਇਛੁਕ ਵੀ ਨਹੀਂ 
ਹੈ।੩੨। 


ਜੋ ਕਿਸੇ ਦੇ ਮਾੜੇ ਕੰਮ ਵਿਚ ਪੈਰ ਨਹੀਂ ਰਖਦਾ। ਉਹੀ ਸਹੀ ਢੰਗ ਨਾਲ ਲੰਗੜਾ ਕਿਹਾ 
ਜਾਏਗਾ।੩੩। ਜਿਸ ਨੇ ਚੋਰੀ ਕਰ ਕੇ ਆਪਣੇ ਹੱਥ ਗੈਦੇ ਨਹੀਂ ਕੀਤੇ ਅਤੇ ਹਰਾਮ ਖਾਣ ਲਈ 
ਆਪਣੇ ਹੱਥ ਨਹੀਂ ਵਧਾਏ ਹਨ।੩੪। 


ਆਪਣੇ ਹੱਥਾਂ ਨਾਲ (ਕਿਸੇ ਹੋਰ ਦਾ) ਮਾਲ ਹਥਿਆਉਣ ਦੀ ਇੱਛਾ ਨਹੀਂ ਰਖਦਾ, 
ਪਰਜਾ ਨੂੰ ਦੁਖੀ ਨਹੀਂ ਕਰਦਾ ਅਤੇ ਨ ਹੀ ਗ਼ਰੀਬ ਦਾ ਨੁਕਸਾਨ ਕਰਦਾ ਹੈ।੩੫। ਜੋ ਕਿਸੇ ਦੂਜੇ 
ਦੀ ਇਸਤਰੀ ਨੂੰ ਆਪਣਾ ਹੱਥ ਨਹੀਂ ਪਾਉਂਦਾ ਅਤੇ ਨ ਹੀ ਪਰਜਾ ਦੀ ਆਜ਼ਾਦੀ ਉਤੇ ਚੜ੍ਹਾਈ 
ਕਰਦਾ ਹੈ।੩੬। 


॥%੨ ਤੈ 


ਜੋ ਰਿਸ਼ਵਤ ਲੈ ਕੇ ਆਪਣੇ ਹੱਥ ਗੈਦੇ ਨਹੀਂ ਕਰਦਾ ਅਤੇ ਬਾਦਸ਼ਾਹ ਦੇ ਦੁਸ਼ਮਨ ਨੂੰ ਮਿੱਟੀ 
ਵਿਚ ਰੋਲ ਦਿੰਦਾ ਹੈ।੩੭। ਜੋ ਜੰਗ ਵੇਲੇ ਵੈਰੀ ਨੂੰ ਵਾਰ ਕਰਨ ਦਾ ਮੌਕਾ ਨਹੀਂ ਦਿੰਦਾ, ਜੋ 
ਤਲਵਾਰ ਚਲਾਉਂਦਾ ਹੈ ਅਤੇ ਭੇਥੇ ਵਿਚੋਂ ਤੀਰਾਂ ਦਾ ਮੀਂਹ ਵਰ੍ਹਾ ਦਿੰਦਾ ਹੈ।੩੮। 


ਜੋ ਕੰਮ ਵੇਲੇ (ਭਾਵ! ਜੰਗ ਵੇਲੇ) ਘੋੜੇ ਨੂੰ ਆਰਾਮ ਨਹੀਂ ਕਰਨ ਦਿੰਦਾ ਅਤੇ ਆਪਣੇ 
ਮੁਲਕ ਵਿਚ ਦੁਸ਼ਮਣ ਨੂੰ ਨਹੀਂ ਰਹਿਣ ਦਿੰਦਾ।੩੯। ਗੁਣਵਾਨ ਵਿਅਕਤੀ ਉਸੇ ਨੂੰ ਹੱਥਾਂ ਤੋਂ ਬਿਨਾ 
ਕਹਿੰਦਾ ਹੈ ਜੋ ਬੁਰਾਈ ਲਈ _ਲਕ ਨਹੀਂ ਬੰਨ੍ਹਦਾ।੪0। 


ਜੋ ਵਿਅਕਤੀ ਆਪਣੀ ਜ਼ਬਾਨ ਤੋਂ ਮਾੜਾ ਸ਼ਬਦ ਨਹੀਂ ਬੋਲਦਾ, ਉਹ ਇਸ ਸੰਸਾਰ ਵਿਚ 
ਸਪਸ਼ਟ ਤੌਰ ਤੇ ਬੇਜ਼ਬਾਨ (ਗੂੰਗਾ) ਹੈ।੪੧। ਜੋ ਕਿਸੇ ਦੀਆਂ ਮਾੜੀਆਂ ਗੱਲਾਂ ਕੰਨਾਂ ਨਾਲ ਨਹੀਂ 
ਸੁਣਦਾ। ਉਸ ਨੂੰ ਸੂਝਵਾਨ ਕੰਨਾਂ ਤੋਂ ਬਿਨਾ ਕਹਿੰਦੇ ਹਨ।੪੨। 


ਜੋ ਕਿਸੇ ਦੀ ਪਰਦੇ ਪਿਛੇ ਚੁਗ਼ਲੀ ਨਹੀਂ ਸੁਣਦਾ, ਉਸ ਨੂੰ ਆਪਣਾ ਬਾਦਸ਼ਾਹ ਸਮਝੋ ਅਤੇ 
ਕਹੋ।੪੩। ਜੋ ਕਿਸੇ ਦੇ ਬੁਰੇ ਕੰਮ ਦੀ ਬੂ ਨਹੀਂ ਲੈਂਦਾ, ਉਸ ਨੂੰ ਨਕ ਤੋਂ ਬਿਨਾ ਨੇਕ ਸੁਭਾ 
ਵਾਲਾ _ਸਮਝੋ।88। 


20੪ 


ਸੀ _ਦਸਮ-ਗ੍ਰੰਥ ਸਾਹਿਬ 


ਨ _ਹਉਲੋ _ਦਿਗਰ _ਹਸਤ _ਜੁਜ਼ਬਾ _ਖੂੁਦਾਇ। 
ਕਿ ਹਿੰਮਤ ਵਰਾਂ ਰਾ ਦਰਾਰਦ ਜ਼ਿ ਪਾਇ। ੪੫। 
ਬ ਹੋਸ਼ ਅੰਦਰ ਆਮਦ _ਹਮਹ ਵਕਤ _ਜੰਗ। 
ਕਿ ਕੋਸ਼ਸ਼ ਕੁਨਦ ਪਾਇ ਬ ਤੀਰੋਂ ਤੁਫ਼ੋਗ। ੪੬। 


3“ ਕੂ 
੫3੫ 
ਕਰ 
ਕੈ 


੨ ਕੂ ਆਮ ਇਆ 
ਸੰ 
ਕੈ, 
ਰੰ 
ਤੀ 


ਬਿਦਿਹ _ਸਾਕੀਯਾ _ਸਾਗਰੇ _ਨੈਨ _ਪਾਨ। 
ਕੁਨਦ ਪੀਰ ਸਦ _ਸਾਲਹ ਰਾ ਨਉ ਜਵਾਨ। _੫੭। 


ਦ €ਦ ੮੯ ਦੇ 


ਕਿ ਰੋਜ਼ੀ ਦਿਹੰਦ ਅਸਤੁ _ਰਾਜ਼ਕ _ਰਹੀਮ। 
ਰਹਾਈ _ਦਿਹੋਂ ਰਹਿਨੁਮਾਏ _ਕਰੀਮ। _੧। 
ਦਿਲ _ਅਫ਼ਜ਼ਾਇ _ਦਾਨਸ਼ _ਦਿਹੋਂ _ਦਾਦਗਰ। 
ਰਜ਼ਾ _ਬਖੁਸ਼ ਰੋਜ਼ੀ ਦਿਹੋ ਹਰ _ਹੁਨਰ। _੨। 


ਹਿਕਾਯਤ _ਸ਼ੁਨੀਦਮ _ਯਕੇ ਨੋਕ _ਜ਼ਨ। 
ਚੁ _ਸ਼ਮਸ਼ਾਦ ਕਦੇ ਬ ਜੋਏ ਚਮਨ। _੩। 


੩। 


ਹਿਕਾਇਤਾਂ 7 0੫ 


ਵਿਚ ਮਧੋਲ ਦਿੰਦਾ ਹੈ।੪੫। ਜੋ ਵਿਅਕਤੀ ਜੰਗ ਵੇਲੇ ਹੋਸ਼ ਵਿਚ ਰਹਿੰਦਾ ਹੈ ਅਤੇ ਤੀਰ ਤੇ ਬੰਦੂਕ 
ਚਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।੪੬। 


ਜੋ ਇਨਸਾਫ਼ ਕਰਨ ਵੇਲੇ ਹਿੰਮਤ ਕਰਦਾ ਹੈ ਅਤੇ ਗ਼ਰੀਬਾਂ ਸਾਹਮਣੇ ਆਪਣੇ ਆਪ 
ਆਜਿਜ਼ ਸਮਝਦਾ ਹੈ।੪੭। ਜੋ ਜੰਗ ਵੇਲੇ ਕੋਈ ਬਹਾਨਾ ਨਹੀਂ ਘੜਦਾ ਅਤੇ ਬੇਸ਼ੁਮਾਰ ਵੈਰੀਆਂ 
ਵੇਖ ਕੇ ਡਰਦਾ ਨਹੀਂ _ਹੈ।੪੮। 


02੧੨ ॥2੧੨ 


ਜੋ ਕੋਈ ਇਸ ਤਰ੍ਹਾਂ ਦਾ ਬਹਾਦਰ ਹੋਇਆ ਹੈ ਅਤੇ ਸੰਸਾਰ ਦੇ ਕੰਮਾਂ ਨੂੰ ਕਰਨ ਵੇਲੇ 
ਯੁੱਧ _ਵਾਲੀ ਤਿਆਰੀ ਕਰਦਾ ਹੈ।੪੯। ਜਿਸ ਉਤੇ ਇਹ ਗੱਲਾਂ ਠੀਕ _ਢੁਕਣਗੀਆਂ, ਉਸ ਦੇ 
ਬਾਦਸ਼ਾਹ ਬਣਨ ਨਾਲ _ਸੰਸਾਰ ਸਤਿਕਾਰ ਹਾਸਲ _ਕਰੇਗਾ।੫0। 


ਸਮਝਦਾਰ ਵਜ਼ੀਰਾਂ ਨੇ ਬਾਦਸ਼ਾਹ ਦੀ ਗੌਲ ਸਮਝ ਲਈ (ਅਤੇ ਇਹ ਵੀ ਸਾਫ਼ ਹੋ ਗਿਆ 
ਕਿ) ਬਾਦਸ਼ਾਹ ਬਹੁਤ ਅਕਲਮੰਦ ਅਤੇ ਬੇਨਤੀ ਨੂੰ ਮੰਨਣ ਵਾਲਾ _ਹੈ।੫੧। ਜਿਸ ਕਿਸੇ ਨੂੰ ਤੁਸੀਂ 
ਚੰਗੀ ਅਕਲ _ਵਾਲਾ ਸਮਝ ਲਵੋ, ਉਸ ਨੂੰ ਧਰਤੀ ਦਾ ਤਾਜ ਅਤੇ ਤਖ਼ਤ ਦੇ _ਦਿਓ।੫੨। 


ਉਸ ਨੂੰ ਧਰਤੀ ਦਾ ਤਾਜ ਅਤੇ ਤਖ਼ਤ ਦੇ ਦੇਣਾ ਜਿਸ ਨੂੰ ਤੁਸੀਂ ਪਰਜਾ ਨੂੰ ਪਾਲਣ ਵਾਲਾ 
ਸਮਝ _ਲਵੋਂ।੫੩। (ਬਾਦਸ਼ਾਹ ਦੀ ਇਹ ਗੱਲ ਸੁਣ ਕੇ) ਚਾਰੇ ਪੁੱਤਰ ਬਹੁਤ ਹੈਰਾਨ ਹੋ ਗਏ ਕਿ 
ਕੰਮ ਵੇਲੇ ਕੌਣ ਰਾਜ ਰੂਪੀ ਗੋਂਦ ਨੂੰ ਪਕੜ _ਲਵੇਗਾ।੫੪। 


ਜਿਸ ਆਦਮੀ ਦੀ ਅਕਲ ਸਹਾਇਤਾ ਕਰਦੀ ਹੈ, ਉਹ ਸੰਸਾਰ ਦੇ ਕੰਮਾਂ ਵਿਚ ਉਸ ਦੀ 
ਇੱਛਾ ਨੂੰ ਪੂਰਾ ਕਰ ਦਿੰਦੀ ਹੈ।੫੫। ਹੇ ਸਾਕੀ! ਮੈਨੂੰ ਹਰੇ ਰੰਗ (ਭਾਵ ਹਰਿਨਾਮ) (ਦੀ ਸ਼ਰਾਬ) 
ਦਾ ਪਿਆਲਾ ਬਖ਼ਸ਼ ਜੋ _ਜੰਗ ਵੇਲੇ ਮੇਰੇ ਕੰਮ ਆਵੇਗਾ।੫੬। ਹੇ ਸਾਕੀ! ਮੈਨੂੰ ਨੈਣਾਂ ਨੂੰ _ਮਸਤ ਕਰ 
ਦੇਣ ਵਾਲਾ ਪਿਆਲਾ ਦੇ ਜੋ _ਸੌਸਾਲ ਦੇ ਬੁੱਢੇ ਨੂੰ ਵੀ ਜਵਾਨ ਕਰ ਦਿੰਦਾ ਹੈ।੫੭।੩। 


ਨ 7 ੮₹ ੮₹ 
ਪਰਮਾਤਮਾ ਰੋਜ਼ੀ _ਦੇਣ ਵਾਲਾ, ਖੁਰਾਕ _ਦੇਣ ਵਾਲਾ _ਅਤੇ ਰਹਿਮ _ਕਰਨ ਵਾਲਾ ਹੈ। 
(ਸੰਸਾਰਿਕ ਬੰਧਨਾਂ ਤੋਂ) ਮੁਕਤ ਕਰਾਉਣ ਵਾਲਾ ਹੈ, _ਪਥ ਪ੍ਰਦਰਸ਼ਨ ਕਰਨ ਵਾਲਾ ਅਤੇ ਕ੍ਰਿਪਾ 


ਕਰਨ _ਵਾਲਾ _ਹੈ।੧। ਦਿਲ ਨੂੰ ਉਤਸਾਹਿਤ ਕਰਨ ਵਾਲਾ, ਅਕਲ _ਦੇਣ ਵਾਲਾ, ਨਿਆਂ _ਕਰਨ 
ਵਾਲਾ, ਭਾਣੇ ਵਿਚ ਰਹਿਣ ਦੀ ਬਖ਼ਸ਼ਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਅਤੇ ਹਰ ਗੁਣ ਨਾਲ 
ਯੁਕਤ _ਹੈ।੨। 

ਮੈਂ ਇਕ ਨੇਕ ਇਸਤਰੀ ਦੀ ਕਹਾਣੀ ਸੁਣੀ ਹੈ ਜਿਸ ਦਾ ਕਦ ਨਦੀ (ਦੇ ਕੰਢੇ ਉਤੇ ਲਗੇ) 
ਬਾਗ਼ ਵਿਚਲੇ ਸਰੂ ਦੇ ਕਦ ਵਰਗਾ _ਸੀ।੩। ਉਸ ਦਾ ਪਿਤਾ ਉੱਤਰ ਦੇਸ (ਪਹਾੜੀ ਇਲਾਕੇ) ਦਾ 
ਰਾਜਾ _ਸੀ। ਉਹ ਬਹੁਤ ਮਿੱਠੀ ਜ਼ਬਾਨ ਵਾਲਾ ਅਤੇ ਧਰਮ _ਨਾਲ ਪਿਆਰ ਕਰਨ ਵਾਲਾ _ਸੀ।੪। 


ਕਮਾਨ ਵਿਚੋਂ ਤੀਰ ਜਾਂ ਬੰਦੂਕ ਵਿਚੋਂ ਗੋਲੀ ਨਿਕਲਦੀ ਹੈ।੫। ਉਸ ਦੀ ਇੱਛਾ ਹੋਈ ਕਿ ਉਹ 


੭ 0 ੬ 


ਸੀ _ਦਸਮ-ਗ੍ਰੰਥ ਸਾਹਿਬ 


ਕਿ ਓ ਰਾ ਪਦਰ ਰਾਜਹੇ ਉਤਰ ਦੇਸ਼। 
ਬ_ ਸ਼ੀਰੀਂ _ਜ਼ੁਬਾਂ ਹਮ ਚ __ਇਖੁਲਾਸ ਕੇਸ਼। ੪। 


ਕਿ ਆਮਦ _ਬਰਾਏ _ਹਮਹ _ਗ਼ੁਸਲ _ਗੰਗ। 
ਚੁ _ਕੈਬਰ _ਕਮਾਂ ਹਮ ਚੁ _ਤੀਰੇ ਤੁਫ਼ੰਗ| _੫। 
ਹਮੀ ਖਾਸਤ ਕਿ ਓ ਰਾ ਸ੍ਰਯੰਬਰ ਕੁਨਮ। 
ਕਸੇ ਈਂ ਪਸੰਦ ਆਯਦ ਓ ਰਾ ਦਿਹਮ। ੬। 


ਬਿਗੋਯਦ ਸੁਖ਼ਨ _ਦੁਖਤਰੇ ਨੇਕ _ਤਨ। 
ਕਸੇ ਤੋਂ ਪਸੰਦ ਆਯਦ ਓ ਰਾ ਬਕੁਨ। _੭। 
ਨਿਸ਼ਾਦੰਦ ਬਰ _ਕਾਖ _ਓ ਹਫ਼ਤ _ਖਹੈਨ। 
ਚੁ _ਮਾਹੇ ਮਹੀ ਆਫ਼ਤਾਬੇ ਯਮਨ। _੮। 


ਦਹਾਨੇ ਦੁਹਦ ਰਾ ਦਹਨ ਬਰ _ਕੁਸ਼ਾਦ। 
ਜਵਾਬੇ ਸੁਖ਼ਨ ਰਾ ਉਜ਼ਰ _ਬਰ _ਨਿਹਾਦ। ੯। 
ਕਿ ਈ' ਰਾਜਹੇ _ਰਾਜਹਾ ਬੇਸ਼ੁਮਾਰ। 
ਕਿ _ਵਕਤੇ _ਤਰੱਂਦਦ _ਬਿਆ _ਮੁਖਤਹਕਾਰ। _੧0। 
ਕਸੇ ਤੋਂ ਪਸੰਦ ਆਯਦਤ ਈਂ ਜ਼ਮਾਂ। 
ਵਜ਼ਾਂ ਪਸ _ਬ ਦਾਮਾਦੀ ਆਯਦ ਹੁਮਾਂ। ੧੧। 
ਨੁਮਾਦੰਦ _`ਬ _ਓ ਰਾਜਹਾਂ ਬੇਸ਼ੁਮਾਰ। 
ਪਸੈਦਸ਼ _ਨਿਯਾਮਦ _ਕਸੇ _ਕਾਰ _ਬਾਰ। _੧੨। 


ਹਮ _ਆਖੁਰ _ਯਕੇ _ਰਾਜਹੇ _ਸੁਭਟ ਸਿੰਘ। 
ਪਸੰਦ _ਆਮਦਸ਼ ਹਮ _ਚੁ _ਗੁਰਰਾ _ਨਿਹੰਗ। _੧੩। 
ਹਮਹ _ਉਮਦਹੇ _ਰਾਜਹਾ ਪੇਸ਼ _ਖਾਂਦ। 

ਜੁਦਾ ਬਰ ਜੁਦਾ ਦਉਰ _ਮਜਲਸ _ਨਿਸ਼ਾਂਦ। _੧੪। 


ਬ ਪੁਰਸ਼ੀਦ ਕਿ _ਏ ਦੁਖ਼ਤਰੇ ਨੇਕ _ਖੋਇ। 
ਤੁਰਾ ਕਸ _ਪਸੰਦ ਆਯਦ _ਅਜ਼ੀਹਾਂ _ਬਜੋਇ। _੧੫। 
ਰਵਾਂ _ਕਰਦੁ _ਜ਼ੁਨਾਰ _ਦਾਰਾਨ ਪੇਸ਼। 

ਬਿਗੋਯਦ ਕਿ _ਈ' ਰਾਜਹੇ ਉਤਰ _ਦੇਸ਼। _੧੬। 


ਕਿ ਓ ਨਾਮ ਬਸਤਸ਼ _ਬਛਤਰਾ _ਮਤੀ। 
ਚੁ ਮਾਹੇ ਫ਼ਲਕ _ਆਫ਼ਤਾਬੇ _ਮਹੀ। _੧੭। 
ਅਜ਼ੀ _ਰਾਜਹਾਂ ਕਸ _ਨਿਯਾਮਦ _ਨਜ਼ਰ। 
ਵਜ਼ਾਂ ਪਸ ਅਜ਼ੀਂ ਹਾਂ _ਬੁਬੀਂ ਪੁਰ _ਗੁਹਰ। _੧੮। 


ਨਜ਼ਰ _ਕਰਦ _ਬਰ _ਰਾਜਹਾ _ਨਾਜ਼ਨੀਂ। 
ਪਸੰਦਸ਼ ਨਿਯਾਮਦ _ਕਸੇ ਦਿਲ ਨਗੀਂ। _੧੯। 


ਹਿਕਾਇਤਾਂ 702 


(ਪੁੱਤਰੀ) ਦਾ ਸੁਅੰਬਰ ਕਰੇ। ਜੇ ਇਸ ਨੂੰ ਕੋਈ (ਬੰਦਾ) ਪਸੰਦ ਆ ਜਾਏ, (ਤਾਂ) ਉਸ ਨੂੰ 
(ਵਿਆਹ ਵਿਚ) ਦੇ ਦਿਆਂ।੬। 

(ਰਾਜੇ ਨੇ ਲੜਕੀ ਨੂੰ) ਕਿਹਾ ਕਿ ਹੇ ਨੇਕ ਆਤਮਾ (ਸ਼ਰੀਰ) ਵਾਲੀ ਬੇਟੀ! ਜੇ ਕੋਈ ਬੰਦਾ 
ਤੈਨੂੰ ਪਸੰਦ ਆ ਜਾਏ, ਉਸ ਨੂੰ (ਆਪਣਾ ਪਤੀ) ਬਣਾ ਲੈ।੭। (ਰਾਜੇ ਨੇ) ਉਸ ਨੂੰ ਸੇਂਤ ਮੰਜ਼ਿਲਾਂ 
ਵਾਲੀ ਅਟਾਰੀ ਉਤੇ ਬਿਠਾ ਦਿੱਤਾ। ਉਹ ਸੂਰਜ ਅਤੇ ਚੰਦੂਮਾ ਵਾਂਗ _ਜੋਤਿਮਾਨ ਸੀ।੮। 

(ਢੋਲਚੀਆਂ ਨੇ) ਢੋਲਾਂ ਦੇ ਮੂੰਹ ਖੋਲ੍ਹ ਦਿੱਤੇ (ਅਰਥਾਤ[| ਢੋਲਾਂ ਨੂੰ ਬਹੁਤ ਵਜਾਇਆ) 
ਅਤੇ ਰਾਜੇ ਨੇ _ਉੱਤਰ ਦੇਣ ਦੀ ਜ਼ਿਮੇਵਾਰੀ ਲੜਕੀ ਉਤੇ ਹੀ ਪਾ ਦਿੱਤੀ।੯। (ਰਾਜੇ ਨੇ 
ਕਿਹਾ--) ਇਥੇ ਬੇਸ਼ੁਮਾਰ ਰਾਜੇ ਇਕੱਠੇ ਹੋਏ ਹਨ ਜੋ _ਯੁੱਧ-ਕਲਾ ਵਿਚ ਪੁਰੀ ਤਰ੍ਹਾਂ _ਨਿਪੁਣ 
ਹਨ।੧0। 

ਜੋ ਕੋਈ ਵਿਅਕਤੀ ਤੈਨੂੰ ਪਸੰਦ ਆ ਜਾਏ ਤਾਂ ਉਹ ਮੇਰਾ ਜਵਾਈ ਬਣ ਕੇ ਆਏਗਾ।੧੧। 
(ਰਾਜੇ ਨੇ ਪੁੱਤਰੀ ਨੂੰ) ਬੇਸ਼ੁਮਾਰ ਰਾਜੇ ਵਿਖਾਏ, ਪਰ ਕਿਸੇ ਦਾ ਵੀ ਕਾਰ-ਵਿਹਾਰ (ਲੜਕੀ ਨੂੰ) 
ਪਸੰਦ ਨ _ਆਇਆ।੧੨। 


ਆਖਿਰ _ਸੁਭਟ ਸਿੰਘ ਨਾਂ ਦਾ ਇਕ ਰਾਜਾ ਪਸੰਦ ਆਇਆ ਜੋ _ਮਰਗਮੇਛ ਵਾਂਗ ਗੱਜਣ 
ਵਾਲਾ _ਸੀ।੧੩। (ਰਾਜੇ ਨੇ) ਸਾਰਿਆਂ ਚੌਗਿਆਂ ਰਾਜਿਆਂ ਨੂੰ ਅਗੇ ਬੁਲਾ ਲਿਆ ਅਤੇ ਮਜਲਿਸ 
ਵਿਚ ਵਖਰਾ ਵਖਰਾ ਬਿਠਾ _ਦਿੱਤਾ।੧੪। 


(ਰਾਜੇ ਨੇ) ਪੁਛਿਆ ਕਿ ਹੇ ਨੇਕ ਸੁਭਾ ਵਾਲੀ ਬੇਟੀ! ਇਨ੍ਹਾਂ ਰਾਜਿਆਂ ਵਿਚੋਂ ਤੈਨੂੰ ਕਿਹੜਾ 
ਪਸੰਦ ਆਇਆ ਹੈ।੧੫। (ਰਾਜੇ ਨੇ) ਜੰਵੂ _ਧਾਰਨ ਕਰਨ ਵਾਲੇ (ਬ੍ਰਾਹਮਣ) ਨੂੰ ਅਗੇ _ਭੇਜਿਆ। 
ਉਸ ਨੇ ਕਿਹਾ ਕਿ ਇਹ ਉੱਤਰ ਦੇਸ਼ ਦਾ ਰਾਜਾ ਹੈ।੧੬। 


(ਇਹ ਆਪਣੀ ਪੁੱਤਰੀ ਨੂੰ ਵਿਆਹੁਣਾ ਚਾਹੁੰਦਾ ਹੈ) ਜਿਸ ਦਾ ਨਾਂ _ਬਛਤਰਾ ਮਤੀ ਹੈ ਅਤੇ 
ਜੋ ਆਕਾਸ਼ ਦਾ _ਚੰਦੂਮਾ ਅਤੇ ਧਰਤੀ ਦਾ ਸੂਰਜ ਹੈ।੧੭। (ਲੜਕੀ ਨੇ ਕਿਹਾ--) ਇਨ੍ਹਾਂ ਵਿਚੋਂ 
ਮੇਰੀ ਨਜ਼ਰ ਹੇਠ ਕੋਈ ਨਹੀਂ ਆਇਆ। (ਰਾਜੇ ਨੇ ਫਿਰ ਕਿਹਾ--) ਹੇ ਗੁਣਵਾਨ ਪੁੱਤਰੀ! ਇਨ੍ਹਾਂ 
ਨੂ 


ਉਸ ਰਾਜ ਕੁਮਾਰੀ ਨੇ ਫਿਰ ਸਭ ਨੂੰ ਵੇਖਿਆ। (ਪਰ ਉਸ ਨੂੰ) ਕੋਈ ਵੀ ਪਸੰਦ ਨ 
ਆਇਆ ਜਿਸ ਨੂੰ ਦਿਲ ਦਾ ਨਗੀਨਾ ਬਣਾ _ਸਕੇ।੧੯। ਉਸ ਦਿਨ ਸੁਅੰਬਰ ਨੂੰ ਮੁਲਤਵੀ ਕਰ 
ਦਿੱਤਾ। ਪ੍ਰਬੰਧ ਕਰਨ ਵਾਲੇ ਉਠ ਗਏ ਅਤੇ ਦਰਵਾਜ਼ੇ ਬੰਦ ਹੋ __ਗਏ।੨0। 


ਦੂਜੇ ਦਿਨ ਸੁਨਹਿਰੀ ਢਾਲ _ਵਾਲਾ _ਰਾਜਾ ਤਖਤ _ਉਤੇ _ਆ ਬੈਠਾ ਜੋ ਮੋਤੀਆਂ ਵਾਂਗ 
ਪ੍ਰਕਾਸ਼ਮਾਨ ਸੀ।੨੧। ਦੂਜੇ ਦਿਨ ਵੀ ਰਾਜਿਆਂ ਨੂੰ (ਦਰਬਾਰ ਵਿਚ) ਬੁਲਾਇਆ ਗਿਆ ਅਤੇ ਸਭਾ 
ਨੂੰ ਦੂਜੇ ਢੰਗ ਨਾਲ ਸਜਾਇਆ _ਗਿਆ।੨੨। 


੭0੮ 


ਸੀ _ਦਸਮ-ਗ੍ਰੰਥ ਸਾਹਿਬ 


ਸਰਯੰਬਰ _ਵਜ਼ਾਂ ਰੋਜ਼ _ਮਉਕੂਫ਼ _ਗਸ਼ਤ। 
ਕਿ ਨਾਜ਼ਮ _ਬੁ ਬਰਖ਼ਾਸਤ _ਦਰਵਾਜ਼ਹ _ਬਸਤ। _੨0। 


ਕਿ ਰੋਜ਼ੇ ਦਿਗਰ _ਸ਼ਾਹਿ _ਜ਼ਰਰੀਂ _ਸਿਪਹਰ। 
ਬਰ _ਅਉਰੰਗ ਬਰਾਮਦ ਚੁ _ਰਉਸ਼ਨ _ਗੁਹਰ। _੨੧। 
ਦਿਗਰ ਰੋਜ਼ ਹੇ _ਰਾਜਹਾ _ਖ਼ਾਸਤੰਦ। 

ਦਿਗਰ _ਗੂਨਹ ਬਾਜ਼ਾਰ _ਆਰਾਸਤੌਦ। _੨੨। 


ਨਜ਼ਰ _ਕੁਨ _ਬਰੋਏ ਤੁ _ਏ ਦਿਲਰੁਬਾਇ। 
ਕਿਰਾ ਤੋਂ ਨਜ਼ਰ _ਦਰ _ਬਿਯਾਯਦ _ਬਜਾਇ। _੨੩। 
ਬ ਪਹਿਨ ਅੰਦਰ ਆਮਦ _ਗੁਲੇ _ਅੰਜਮਨ। 
ਕਿ ਜ਼ਰ ਆਬ ਰੰਗ _ਅਸਤੁ _ਸੀਮਾਬ _ਤਨ। ੨੪੧ 


ਰਵਾਂ ਗਸ਼ਤ ਦਰ _ਰਾਜਹਾ ਬੇਸ਼ੁਮਾਰ। 
ਗੁਲੇ ਸੁਰਖ਼ ਚੂੰ ਗੁੰਬਜ਼ੇ ਨਉ _ਬਹਾਰ। _੨੫। 
ਬ ਦੁਜ਼ਦੀਦ ਦਿਲ _ਰਾਜਹਾ _ਬੇਸ਼ੁਮਾਰ। 
ਬਿਅਫ਼ਤਦ _ਜ਼ਿਮੀ ਚੂੰ _ਯਲੇ _ਕਾਰਜ਼ਾਰ। _੨੬। 


ਬਿਜ਼ਦ ਬਾਂਗ _ਬਰ ਵੈ ਕਿ ਖ਼ਾਤੂਨ _ਖੇਸ਼। 
ਕਿ ਈਂ ਉਮਦਹੇ _ਰਾਜਹਾ ਉਤਰ ਦੇਸ਼! _੨੭। 
ਵਜ਼ਾਂ _ਦੁਖਤਰ ਹਸਤ _ਈ'_ਬਛਤਰਾ _ਮਤੀ। 
ਚੁ ਮਾਹੇ ਫ਼ਲਕ _ਹਮ ਚੁ _ਹੂਰੋ _ਪਰੀ। _੨੮। 
ਸੂਯੰਬਰ _ਦਰਾਮਦ ਚੁ _ਮਾਹੇ _ਫ਼ਲਕ। 
ਫਰਿਸ਼ਤਹ ਸਿਫ਼ਤ ਓ ਜੂ _ਜ਼ਾਤਸ਼ ਮਲਕ। _੨੯। 
ਕਿਰਾ ਦੌਲਤ ਇਕਬਾਲ _ਯਾਰੀ _ਦਿਹਦ। 

ਕਿ ਈਂ ਮਾਹਰੋ _ਕਾਮਗ਼ਾਰੀ _ਦਿਹਦ। _੩0। 


ਪਸੰਦ ਆਮਦ _ਓ ਰਾਜਹ _ਸੁਭਟ ਸਿੰਘ ਨਾਮ। 
ਕਿ _ਰਉਸ਼ਨ _ਤਬੀਯਤ _ਸਲੀਖ਼ਤ _ਮੁਦਾਮ। _੩੧। 
ਰਵਾਂ ਕਰਦ ਬਰ ਵੈ ਵਕੀਲਸ _ਗਿਰਾਂ। 

ਕਿ ਏ ਸ਼ਾਹ ਸ਼ਾਹਾਨ ਰਉਸ਼ਨ ਜ਼ਮਾਂ। ੩੨। 


ਕਿ ਈਂ ਤਰਜ਼ _ਲਾਲਾਇ _ਬਰਗੇ _ਸਮਨ। 

ਕਿ ਲਾਇਕ _ਸੁਮਾਨ ਅਸਤ ਈਂ ਰਾ ਬਕੁਨ। _੩੩। 
ਬਿਗੋਯਦ _ਯਕੇ _ਖ਼ਾਨਹ _ਬਾਨੂ _ ਮਰਾਸਤ। 

ਕਿ ਚਸ਼ਮੇ ਅਜ਼ੋ _ਹਰਦੁ _ਆਹੂ _ਤਰਾਸਤ। _੩੪। 


ਕਿ ਹਰਗਿਜ਼ ਮਨ ਈਂ ਰਾ ਨ ਕਰਦਮ ਕਬੂਲ। 
ਕਿ _ਕਉਲੇ _ਕੁਰਾਂ ਅਸਤ _ਕਸਮੇ _ਰਸੂਲ। _੩੫। 


ਹਿਕਾਇਤਾਂ 70੮੯ 


(ਰਾਜੇ ਨੇ _ਕਿਹਾ--) ਹੇ ਮਨ ਨੂੰ ਮੋਹਣ ਵਾਲੀ ਬੇਟੀ! ਤੂੰ ਸਾਰਿਆਂ ਦੇ ਚੇਹਰਿਆਂ ਉਤੇ 
ਨਜ਼ਰ ਮਾਰ ਕਿ ਕਿਹੜਾ ਤੇਰੀ ਨਜ਼ਰ ਵਿਚ ਜਚਦਾ ਹੈ।੨੩। (ਪਿਤਾ ਦੀ ਗੱਲ ਸੁਣ ਕੇ) ਬਾਗ਼ 
ਦਾ ਫੁਲ (ਭਾਵ[ ਰਾਜ ਕੁਮਾਰੀ) ਸਭਾ ਵਿਚ ਆਇਆ ਜਿਸ ਦਾ ਰੰਗ ਸੁਨਹਿਰੇ ਪਾਣੀ ਵਰਗਾ 


ਅਤੇ ਸ਼ਰੀਰ ਪਾਰੇ (ਵਾਂਗ ਚੰਚਲ _ਸੀ)।੨੪। 


ਬੇਸ਼ੁਮਾਰ ਰਾਜਿਆਂ ਵਲ (ਰਾਜ ਕੁਮਾਰੀ) ਤੁਰ ਪਈ ਜਿਸ ਦਾ ਰੰਗ ਬਸੰਤ ਰੁਤ ਦੇ ਖਿੜੇ 
ਲਾਲ ਫੁਲ ਵਰਗਾ _ਸੀ।੨੫। (ਰਾਜ ਕੁਮਾਰੀ ਨੇ) ਬੇਸ਼ੁਮਾਰ ਰਾਜਿਆਂ ਦਾ ਦਿਲ ਚੁਰਾ ਲਿਆ। 
ਉਹ (ਉਸ ਨੂੰ ਵੇਖ ਕੇ) ਧਰਤੀ ਉਤੇ ਡਿਗ ਪਏ ਜਿਵੇਂ ਸੂਰਮਾ ਯੁੱਧ-ਭੂਮੀ ਵਿਚ ਡਿਗਦਾ ਹੈ।੨੬। 


ਬ੍ਰਾਹਮਣ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਇਹ ਉੱਤਰ ਦੇ ਸ੍ੇਸ਼ਠ ਰਾਜੇ ਦੀ ਪੁੰਤਰੀ 
ਹੈ।੨੭। (ਉਸ ਰਾਜੇ ਦੀ) ਇਹ ਬਛਤਰਾ ਮਤੀ ਪੁੰਤਰੀ ਹੈ ਜੋ ਆਕਾਸ਼ ਦੇ ਚੰਦੂਮਾ (ਵਰਗੀ ਸੁੰਦਰ) 
ਅਤੇ ਪਰੀ (ਵਾਂਗ ਸੂਖਮ ਸ਼ਰੀਰ) ਵਾਲੀ ਹੈ।੨੮। 


ਆਕਾਸ਼ ਵਿਚ _ਚੰਦੂਮਾ ਵਾਂਗ _ਇਹ _ਸੁਅੰਬਰ ਵਿਚ ਆਈ _ਹੈ। ਇਸ _ਦੀਆਂ ਸਿਫ਼ਤਾਂ 
ਫਰਿਸ਼ਤਿਆਂ ਵਰਗੀਆਂ ਅਤੇ _ਸ਼ਰੀਰ ਦੇਵਤਿਆਂ ਵਰਗਾ _ਹੈ।੨੯। (ਵੇਖਦੇ ਹਾਂ ਕਿ) ਭਾਗਾਂ ਦੀ 
ਦੌਲਤ ਕਿਸ ਦੀ ਮੌਦਦ ਕਰਦੀ ਹੈ ਅਤੇ ਇਹ ਚੰਦੂਮਾ ਵਰਗੀ ਕਿਸ ਦੀ ਇੱਛਾ ਨੂੰ ਪੂਰਾ ਕਰਦੀ 
ਹੈ।੩0। 


ਉਸ (ਰਾਜ ਕੁਮਾਰੀ) ਨੂੰ ਸੁਭਟ ਸਿੰਘ ਨਾਂ ਦਾ ਰਾਜਾ ਪਸੰਦ ਆਇਆ, ਜਿਸ ਦਾ ਸੁਭਾ 
ਉਜਲਾ ਸੀ ਅਤੇ ਜੋ ਸਦਾ _ਹਸਮੁਖ ਰਹਿਣ ਵਾਲਾ _ਸੀ।੩੧। (ਰਾਜੇ ਨੇ) ਉਸ ਵਲ ਬ੍ਰਾਹਮਣ 
(ਵਕੀਲ) ਨੂੰ ਭੇਜ ਦਿੱਤਾ। (ਉਸ ਨੇ ਜਾ ਕੇ ਕਿਹਾ--) ਹੇ ਬਾਦਸ਼ਾਹਾਂ ਦੇ ਬਾਦਸ਼ਾਹ ਅਤੇ ਜ਼ਮਾਨੇ 
ਵਿਚ _ਪੁਕਾਸ਼ਮਾਨ (ਰਾਜੇ!)।੩੨। 


ਇਹ (ਰਾਜ ਕੁਮਾਰੀ) ਲਾਲਹ (ਪੋਸਤ) ਦੇ ਫੁਲ (ਵਾਂਗ ਸੁੰਦਰ) ਅਤੇ ਚਮੇਲੀ ਦੇ ਪੌਤਰ 
(ਵਰਗੀ ਕੋਮਲ) ਹੈ। ਇਹ ਤੁਹਾਡੇ ਯੋਗ ਹੈ, ਇਸ ਨੂੰ ਆਪਣਾ ਬਣਾ ਲਵੋ (ਭਾਵ--ਵਿਆਹ ਕਰ 
ਲਵੋ)।੩੩। (ਰਾਜਾ ਸੁਭਟ ਸਿੰਘ ਨੇ) ਕਿਹਾ ਕਿ ਮੇਰੇ ਘਰ ਅਗੇ ਹੀ ਇਕ ਇਸਤਰੀ ਹੈ, ਜਿਸ 
ਦੀਆਂ ਦੋਵੇਂ ਅੱਖਾਂ ਹਿਰਨ ਦੇ ਬੋਚੇ (ਵਾਂਗ ਸੁੰਦਰ) ਹਨ।੩੪। 

ਇਸ ਲਈ ਮੈਂ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ। ਮੈਨੂੰ ਕੁਰਾਨ ਦਾ ਹੁਕਮ ਹੈ 
ਅਤੇ ਰਸੂਲ ਦੀ ਕਸਮ ਹੈ।੩੫। ਜਦੋਂ ਇਸ ਤਰ੍ਹਾਂ ਦੀ ਗੱਲ (ਬਛਤਰਾ ਮਤੀ) ਦੇ ਕੰਨ ਅੰਦਰ 
ਪਈ, ਤਾਂ ਉਹ ਨੇਕ ਲੜਕੀ ਰੋਹ ਵਿਚ ਆ ਗਈ।੩੬। 


(ਰਾਜ ਕੁਮਾਰੀ ਨੇ ਕਿਹਾ--) ਜੋ ਮੇਰੇ ਨਾਲ ਲੜਾਈ ਕਰ ਕੇ _ਜਿਤੇਗਾ, ਉਹੀ ਮੇਰਾ ਪਤੀ 
ਅਤੇ ਮੁਲਕ ਦਾ ਰਾਜਾ _ਹੋਵੇਗਾ।੩੭। (ਰਾਜ ਕੁਮਾਰੀ ਨੇ) ਝਟ ਪਟ ਯੁੱਧ-ਖੇਤਰ ਵਿਚ ਯੁੱਧ ਮਚਾ 
ਦਿੱਤਾ ਅਤੇ (ਸ਼ਰੀਰ ਉਤੇ) ਫੌਲਾਦ ਦਾ ਕਵਚ ਪਾ ਲਿਆ।੩੮। 


2੧0 


ਸੀ _ਦਸਮ-ਗ੍ਰੰਥ ਸਾਹਿਬ 


ਬ ਗੋਸ਼ ਅੰਦਰ ਆਮਦ ਅਜ਼ੀਂ ਨ _ਸੁਖ਼ਨ। 
ਬਜੁੰਬਸ਼ _ਦਰਾਮਦ ਜ਼ਨੇ ਨੇਕ _ਤਨ। _੩੬। 


ਕਸੇ _ਫ਼ਤਹ ਮਾਰਾ _ਕੁਨਦ ਵਕਤ _ਕਾਰ। 
ਵਜ਼ਾਂ _ਸ਼ਾਹਿ ਮਾਰਾ ਸ਼ਵਦ ਈਂ ਦਿਯਾਰ। _੩੭। 
ਬ ਕੋਸ਼ੀਦ ਮੈਦਾਨ ਜੋਸ਼ੀਦ _ਜੰਗ। 

ਬ ਪੋਸ਼ੀਦ _ਖੁਫ਼ਤਾਨ _ਪੋਲਾਦ _ਰੰਗ। _੩੮। 
ਨਿਸ਼ਸਤਹ ਬਰ ਆਂ ਰਥ ਚੁ ਮਾਹੇ ਮੁਨੀਰ। 
ਬੁਬਸਤੰਦ ਸ਼ਮਸ਼ੇਰ ਜੁਸਤੰਦ ਤੀਰ। ੩੯। 
ਮੈਦਾਂ ਦਰ ਆਮਦ ਜੁ _ਗੁਰਰੀਦ ਸ਼ੇਰ। 
ਸ਼ੇਰ ਅਸਤ ਸ਼ੇਰ _ਅਫ਼ਕਨੋ ਦਿਲ _ਦਲੇਰ। _80। 
ਪੋਸ਼ੀਦ ਖੂਫ਼ਤਾਨ ਜੋਸ਼ੀਦ _ਜੰਗ। 

ਕੋਸ਼ੀਦ ਮੈਦਾਨ _ਤੀਰੋਂ ਤੁਫ਼ੰਗ। _੪੧। 
ਚੂਨਾ ਤੀਰ _ਬਾਰਾ _ਕੁਨਦ _ਕਾਰਜ਼ਾਰ। 

ਕਿ ਲਸ਼ਕਰ _ਬਕਾਰ _ਆਮਦਸ਼ _ਬੇਸ਼ੁਮਾਰ। _੪੨। 
ਚੂਨਾ _ਬਾਨ _ਬਾਰੀਦ _ਤੀਰੋ ਤੁਫ਼ੰਗ। 

ਬਸ _ਮਰਦਮਾਂ _ਮੁਰਦਹ ਸ਼ੁਦ ਜਾਇ _ਜੰਗ। _੪੩। 
ਸਹੇ ਨਾਮ _ਗਜ ਸਿੰਘ ਦਰਾਮਦ _ਬਜੰਗ। 

ਚੁ _ਕੈਬਰ ਕਮਾ ਹਮ ਚੁ ਤੀਰੋ ਤੁਫ਼ੰਗ! 8੪8। 


੧0] ੬ ।( 


& 2 


ਬਜੁੰਬਸ਼ _ਦਰਾਮਦ ਚੁ _ਅਫ਼ਰੀਤ _ਮਸਤ। 

ਯਕੇ _ਗੁਰਜ਼ ਅਜ਼ ਫ਼ੀਲ _ਪੈਕਰ _ਬ _ਦਸਤ। _੪੫। 
ਯਕੇ ਤੀਰ _ਜ਼ਦ _ਬਾਨੂਏ ਪਾਕ _ਮਰਦ। 

ਕਿ ਗਜ ਸਿੰਘ ਅਜ਼ ਅਸਪ ਆਮਦ ਬ _ਗਰਦ। ੪੬। 


ਦਿਗਰ _ਰਾਜਹ _ਰਨ ਸਿੰਘ ਦਰਾਮਦ _ਬ _ਰੋਸ਼। 
ਕਿ _ਪਰਵਾਨਹੇ ਚੂੰ _ਦਰਾਮਦ _ਬਜੋਸ਼। _੪੭। 
ਚੁਨਾ ਤੇਗ਼ ਜ਼ਦ _ਬਾਨੂਏ ਸ਼ੇਰ _ਤਨ। 
ਬਿਅਫ਼ਤਾਦ ਰਨ ਸਿੰਘ ਚੁ ਸਰਵੇ ਚਮਨ। _੪੮। 


ਯਕੇ _ਸ਼ਹਿਰ ਅੰਬੇਰ _ਦਿਗਰ _ਜੋਧਪੁਰ। 
ਖ਼ਰਾਮੀਦਹ _ਬਾਨੋ ਚੁ _ਰਖਸਿੰਦਹ _ਦੁਰ। _੪੯। 
ਬਿਜ਼ਦ ਤੇਗ਼ ਥਾ ਜ਼ੋਰ ਬਾਨੋ _ਸਿਪਰ। 

ਬ _ਬਰਖੇਜ਼ ਸ਼ੋਲਹ _ਬਸੇ ਜੂੰ _ਗਹੁਰ। _੫0। 


ਹਿਕਾਇਤਾਂ 7੧੧ 


ਪੁੰਨਿਆ ਦੇ ਚੰਦੂਮਾ (ਵਰਗੀ ਰਾਜ ਕੁਮਾਰੀ) ਰਥ ਵਿਚ ਬੈਠ ਗਈ। (ਉਸ ਨੇ) ਲਕ ਨਾਲ 
ਤਲਵਾਰ ਬੰਨ੍ਹ ਲਈ ਅਤੇ ਹੱਥ ਵਿਚ ਤੀਰ ਫੜ ਲਏ।੩੯। ਉਹ (ਰਾਜ ਕੁਮਾਰੀ) ਯੁੱਧ-ਭੂਮੀ ਵਿਚ 
ਸ਼ੇਰ ਵਾਂਗ ਗਜਦੀ ਹੋਈ ਆ ਗਈ। ਉਹ ਸ਼ੇਰਾਂ ਨੂੰ ਪਟਕਾਉਣ ਵਾਲੀ ਬੜੀ ਸ਼ੇਰਦਿਲ ਅਤੇ ਦਲੇਰ 
ਸੀ।੪0। 


ਉਸ (ਰਾਜ ਕੁਮਾਰੀ) ਨੇ ਕਵਚ ਪਾ ਕੇ ਬੜੇ ਜੋਸ਼ ਨਾਲ ਯੁੱਧ ਕੀਤਾ ਅਤੇ ਤੀਰਾਂ ਤੇ 
ਬੰਦੂਕਾਂ ਨਾਲ _ਜੰਗ ਜਿਤਣ ਦਾ ਯਤਨ _ਕੀਤਾ।੪੧। ਯੁੱਧ ਵਿਚ (ਰਾਜ ਕੁਮਾਰੀ ਨੇ) ਤੀਰਾਂ ਦੀ 
ਅਜਿਹੀ ਵਰਖਾ ਕੀਤੀ (ਕਿ ਵੈਰੀ ਦੀ) ਬਹੁਤ ਸਾਰੀ ਸੈਨਾ ਮਾਰੀ ਗਈ।੪8੨। 


(ਜੰਗ ਵਿਚ) ਤੀਰਾਂ ਅਤੇ ਬੰਦੂਕਾਂ ਦੀ ਇੰਨੀ ਬਰਖਾ ਹੋਈ ਕਿ ਬਹੁਤ ਸਾਰੇ ਸੂਰਮੇ ਮਾਰੇ 
ਗਏ।੪੩। ਇਸ ਯੁੱਧ ਵਿਚ ਗਜ ਸਿੰਘ ਨਾਂ ਦਾ ਰਾਜਾ ਇਸ ਤਰ੍ਹਾਂ ਆਇਆ ਮਾਨੋ ਕਮਾਨ ਵਿਚੋਂ 
ਤੀਰ ਛੁਟਦਾ ਹੋਵੇ ਜਾਂ ਬੰਦੂਕ ਵਿਚੋਂ ਗੋਲੀ ਚਲਦੀ ਹੋਵੇ।੪੪। 


(ਰਾਜਾ ਗਜ ਸਿੰਘ) ਦੈੱਤ ਵਾਂਗ ਗੁੱਸੇ ਨਾਲ ਭਰਿਆ ਹੋਇਆ ਆਇਆ। ਉਸ ਦੇ ਹੱਥ 
ਵਿਚ ਹਾਥੀ ਜਿੰਨਾ ਵੱਡਾ ਗੁਰਜ ਫੜਿਆ ਹੋਇਆ ਸੀ।੪੫। ਉਸ ਪਵਿਤ੍ਰ ਇਸਤਰੀ ਨੇ (ਗਜ ਸਿੰਘ 
ਨੂੰ) ਇਕ ਹੀ ਤੀਰ ਮਾਰਿਆ ਜਿਸ ਨਾਲ ਗਜ ਸਿੰਘ ਘੋੜੇ ਤੋਂ ਧਰਤੀ ਉਤੇ ਆਣ ਡਿਗਿਆ।੪੬। 


ਦੂਜਾ ਰਾਜਾ ਰਨ ਸਿੰਘ _ਬਹੁਤ ਜੋਸ਼ ਨਾਲ _ਯੁੱਧ-ਖੇਤਰ ਵਿਚ ਆਇਆ ਜਿਵੇਂ ਪਰਵਾਨਾ 
ਪੂਰੇ ਜੋਸ਼ _ਨਾਲ (ਦੀਪਕ _ਉਤੇ) ਆਉਂਦਾ _ਹੈ।੪੭। ਸ਼ੇਰ _ਵਰਗੇ ਸ਼ਰੀਰ ਵਾਲੀ ਇਸਤਰੀ ਨੇ 
ਅਜਿਹੀ ਤਲਵਾਰ ਮਾਰੀ ਕਿ ਰਨ ਸਿੰਘ ਬਾਗ਼ ਵਿਚਲੇ ਸਰੂ ਦੇ ਬ੍ਰਿਛ ਵਾਂਗ ਡਿਗ ਪਿਆ।੪੮। 


ਇਕ ਅੰਬੇਰ ਸ਼ਹਿਰ ਦਾ ਅਤੇ ਦੂਜਾ ਜੋਧਪੁਰ (ਦਾ ਰਾਜਾ), ਦੋਵੇਂ ਯੁੱਧ ਕਰਨ ਲਈ ਆਏ। 
ਤਾਂ ਮੋਤੀ ਵਾਂਗ ਲਿਸ਼ਕਦੇ (ਸ਼ਰੀਰ ਵਾਲੀ) ਇਸਤਰੀ ਮਟਕਦੀ ਹੋਈ ਉਨ੍ਹਾਂ _(ਦੋਹਾਂ ਰਾਜਿਆਂ ਦੇ) 
ਸਾਹਮਣੇ ਆਈ।੪੯। ਉਨ੍ਹਾਂ ਨੇ ਬਹੁਤ ਜ਼ੋਰ ਨਾਲ ਰਾਜ ਕੁਮਾਰੀ ਦੀ ਢਾਲ ਉਤੇ ਤਲਵਾਰ ਮਾਰੀ 
ਤਾਂ (ਉਸ ਵਿਚੋਂ) ਮੋਤੀ ਵਾਂਗ ਚਮਕਦੇ ਹੋਏ ਚੰਗਿਆੜੇ _ਨਿਕਲੇ।੫0। 

(ਉਨ੍ਹਾਂ ਦੋ ਰਾਜਿਆਂ ਦੇ ਮਰਨ ਤੋਂ ਬਾਦ) ਤੀਜਾ ਬੂੰਦੀ ਦਾ ਰਾਜਾ ਬੜੀ ਦਲੇਰੀ ਨਾਲ 
ਆਇਆ, ਜਿਵੇਂ ਗੱੌਜਦਾ ਹੋਇਆ ਸ਼ੇਰ ਹਿਰਨ ਦੇ ਬਚੇ ਉਤੇ ਆਉਂਦਾ ਹੈ।੫੧। (ਰਾਜ ਕੁਮਾਰੀ 
ਨੇ) ਉਸ ਦੇ ਦੋਹਾਂ ਭਰਵਟਿਆਂ ਵਿਚ ਅਜਿਹਾ ਤੀਰ ਮਾਰਿਆ ਕਿ (ਰਾਜਾ) ਅਮਰ ਸਿੰਘ ਇਸ 
ਤਰ੍ਹਾਂ ਡਿਗ ਪਿਆ ਜਿਵੇਂ ਸ਼ਾਖ ਨਾਲੋਂ ਨਿੰਬੂ ਟੁਟ ਕੇ ਡਿਗ ਪੈਂਦਾ ਹੈ।੫੨। 


ਚੌਥਾ ਰਾਜਾ ਜੈ ਸਿੰਘ (ਬਹੁਤ ਜੋਸ਼ ਨਾਲ) ਜੰਗ ਦੇ ਮੈਦਾਨ ਵਿਚ ਆ ਗਿਆ, ਜਿਵੇਂ 'ਕੋਹ 
ਕਾਫ਼” (ਪਰਬਤ ਵਿਸ਼ੇਸ਼) ਅੰਦਰ ਆ ਪਿਆ ਹੋਵੇ।੫੩। ਚੌਥੇ (ਰਾਜੇ ਨੂੰ ਵੀ) ਉਸ ਨੇ ਪਹਿਲਿਆਂ 
ਵਾਂਗ ਸ਼ਰਬਤ ਪਿਲਾਇਆ ਕਿ ਉਸ ਤੋਂ ਇਕ ਕਦਮ ਵੀ ਪਿਛੇ ਨ ਹੋਇਆ ਗਿਆ (ਭਾਵ ਮਾਰ 
ਦਿੱਤਾ)।੫੪। 


2੧੨ 


ਸੀ _ਦਸਮ-ਗ੍ਰੰਥ ਸਾਹਿਬ 
ਸਿਯਮ _ਰਾਜਹ _ਬੂਦੀ ਦਰ ਆਮਦ _ਦਲੇਰ। 
ਚੁ ਬਰ _ਬੱਂਚਹ _ਆਹੂ ਚੁ _ਗੁਰਰੀਦ _ਸ਼ੇਰ। _੫੧। 
ਚੁਨਾ ਤੀਰ ਜ਼ਦ ਹਰ ਦੋ ਅਬਰੂ _ਸਿਕੰਜ। 
ਬਿਅਫ਼ਤਾਦ ਅਮਰ _ਸਿੰਘ ਚੁ _ਸ਼ਾਖੇ ਤੁਰੈਜ। _੫੨। 


ਚੁਅਮ _ਰਾਜਹ ਜੈ ਸਿੰਘ ਦਰ ਆਮਦ ਮੁਸਾਫ਼। 
ਬਜੋਸ਼ _ਅੰਦਰੀਂ ਸ਼ੁਦ ਚੁ _ਅਜ਼ ਕੋਹਕਾਫ਼। _੫੩। 
ਹੁਮਾਂ ਖੁਰਦ ਸ਼ਰਬਤ ਕਿ _ਯਾਰੇ _ਚੁਅਮ। 

ਜ਼ਿ ਜੈ ਸਿੰਘ ਪਸੇ ਯਕ _ਨਿਆਮਦ _ਕਦਮ। _੫੪। 


ਯਕੋ ਸ਼ਹਿ _ਫਿਰੈਗੋ _ਪਿਲੰਦੇ _ਦਿਗਰ। 
ਬ ਮੈਦਾਂ ਦਰਾਮਦ ਚੁ ਸ਼ੇਰੇ _ਬਬਰ। _੫੫। 
ਸਿਯਮ _ਸ਼ਾਹਿ ਅੰਗਰੇਜ਼ ਚੂੰ _ਆਫ਼ਤਾਬ। 


ਚੁਅਮ ਸ਼ਾਹਿ ਹਬਸ਼ੀ ਚੁ _ਮਗਰੇ ਦਰ ਆਬ। _੫੬। 


ਯਕੇ ਰਾ _ਬਿਜ਼ਦ ਨੇਜ਼ਹ ਮੁਸ਼ਤੇ _ਦਿਗਰ। 
ਸਿਯਮ ਰਾ ਬ ਪਾਓ ਚੁਅਮ ਰਾ ਸਿਪਰ। ੫੭। 
ਚੂਨਾ ਮੇਂ ਬਿਅਫ਼ਤਦ ਨ ਬਰਖ਼ਾਸਤ ਬਾਜ਼। 
ਸੂਏ _ਆਸਮਾਂ ਜਾਨ _ਪਰਵਾਜ਼ _ਸਾਜ਼। _੫੮। 


ਦਿਗਰ _ਕਸ _ਨਿਯਾਮਦ _ਤਮੰਨਾਇ ਜੰਗ। 
ਕਿ ਪੇਸ਼ੇ ਨਿਯਾਮਦ ਦਿਲਾਵਰ ਨਿਹੰਗ _੫੯। 
ਸ਼ਬੇ ਸ਼ਹਿ _ਸ਼ਬਿਸਤਾ ਚੂੰ ਦਰ ਆਮਦ _ਬਫ਼ਉਜ। 


ਸਿਪਹ _ਖ਼ਾਨਹ ਆਮਦ _ਹਮਹ _ਮਉਜ _ਮਉਜ। _੬0। 


ਬ ਰੋਜ਼ੇ ਦਿਗਰ _ਰਉਸ਼ਨੀਅਤ _ਪਨਾਹ। 

ਬ _ਅਉਰੰਗ _ਦਰ ਆਮਦ ਚੁ _ਅਉਰੰਗ _ਸ਼ਾਹ। _੬੧। 
ਦੂ ਸੂਏ _ਯਲਾਂ _ਹਮਹ _ਬਸਤੰਦ _ਕਮਰ। 

ਬ ਮੈਦਾਨ ਜੁਸਤੰਦ _ਸਿਪਰ _ਬਰ _ਸਿਪਰ। _੬੨। 


ਯਕੇ _ਗਸ਼ਤਹ _ਬਾਯਲ _ਯਕੇ ਗਸ਼ਤ ਜ਼ਾਫ਼। ੬੩। 
ਚਕਾਚਾਕ ਬਰਖ਼ਾਸਤ _ਤੀਰੋਂ ਤੁਫ਼ੰਗ। 
ਖ਼ਤਾਖ਼ਤ ਦਰਾਮਦ _ਹਮਹ ਰੰਗ _ਰੰਗ। _੬੪। 


ਜ਼ਿ ਤੀਰੋਂ ਜ਼ਿ _ਤੋਪੋ ਜ਼ਿ _ਤੇਗ਼ੋ _ਤਬਰ। 
ਜ਼ਿ ਨੇਜ਼ਹ ਵ ਨਾਚਖ _ਵ ਨਾਵਕ _ਸਿਪਰ। _੬੫। 
ਯਕੇ _ਦੇਵ ਆਮਦ ਕਿ ਜ਼ਾਗੋ ਨਿਸ਼ਾਂ। 
ਚੁ _ਗ਼ੁਰਰੀਦ ਸ਼ੇਰ ਹਮ ਚੁ ਪੀਲੇ ਦਮਾਂ। ੬੬। 


ਹਿਕਾਇਤਾਂ 7੧੩ 


ਫਿਰ ਇਕ ਫਰੰਗ (ਦੇਸ਼ ਦਾ) ਅਤੇ ਦੂਜਾ ਪਿਲੰਦ (ਦੇਸ਼ ਦਾ) ਬਾਦਸ਼ਾਹ ਆਇਆ। _ਉਹ 
ਦੋਵੇਂ ਯੁੱਧ-ਭੂਮੀ ਵਿਚ ਬਬਰ ਸ਼ੇਰ (ਵਾਂਗ ਗੌਜਦੇ ਸਨ)।੫੫। ਤੀਜਾ ਅੰਗ੍ਰੇਜ਼ ਬਾਦਸ਼ਾਹ ਸੂਰਜ ਵਾਂਗ 
ਜੋਤਿਮਾਨ ਅਤੇ ਚੌਥਾ _ਹਬਸ਼ ਦੇਸ਼ ਦਾ ਬਾਦਸ਼ਾਹ ਪਾਣੀ ਵਿਚ _ਮਗਰਮਛ _ਵਾਂਗ _(ਹਲਾ ਕਰਦਾ 
ਹੈ)।੫੬। 


(ਰਾਜ ਕੁਮਾਰੀ ਨੇ) ਇਕ ਨੂੰ ਨੇਜ਼ੇ ਨਾਲ ਮਾਰਿਆ, ਦੂਜੇ ਨੂੰ ਮੁਂਕੀਆਂ ਨਾਲ, ਤੀਜੇ ਨੂੰ ਪੈਰਾਂ 
ਨਾਲ ਅਤੇ ਚੌਥੇ ਨੂੰ ਢਾਲ ਨਾਲ ਮਾਰਿਆ।੫੭। (ਉਹ ਚਾਰੇ ਸੂਰਮੇ) ਅਜਿਹੇ ਡਿਗੇ ਕਿ ਫਿਰ ਉਠ 
ਨ ਸਕੇ। ਉਨ੍ਹਾਂ ਦੀ ਜਾਨ ਆਕਾਸ਼ ਵਲ ਉਡ ਗਈ (ਅਰਥਾਤ ਮਾਰ ਦਿੱਤੇ ਗਏ)।੫੮। 

ਹੋਰ _ਕੋਈ ਸੂਰਮਾ _ਜੰਗ _ਕਰਨ _ਦੀ ਇੱਛਾ _ਨਾਲ _ਜੰਗ _ਵਿਚ ਨਹੀਂ ਆਇਆ ਜਿਵੇ 
ਮਗਰਮੌਛ _ਦੇ ਸਾਹਮਣੇ ਕੋਈ ਦਲੇਰ ਨਹੀਂ ਆਉਂਦਾ।੫੯। ਰਾਤ ਨੂੰ ਰਾਤ ਦਾ ਰਾਜਾ _ਚੰਦੂਮਾ 
(ਤਾਰਿਆਂ ਦੀ) ਫ਼ੌਜ ਲੈ ਕੇ ਚੜ੍ਹ _ਪਿਆ। ਤਦ ਬੜੀ ਮੌਜ ਨਾਲ (ਸਾਰਿਆਂ ਰਾਜਿਆਂ ਦੀ) ਸੈਨਾ 
ਡੇਰਿਆਂ ਉਤੇ ਆ ਗਈ।੬0। 


(ਫਿਰ) ਦੂਜੇ ਦਿਨ ਪ੍ਰਕਾਸ਼ ਦਾ ਆਧਾਰ (ਸੂਰਜ) ਆਪਣੇ ਸਿੰਘਾਸਨ ਉਪਰ ਆਇਆ, ਜਿਵੇਂ 
ਤਖ਼ਤ ਦਾ ਮਾਲਕ ਤਖ਼ਤ ਉਤੇ ਆ ਬੈਠਦਾ ਹੈ।੬੧। ਦੋਹਾਂ ਪਾਸਿਆਂ ਦੇ ਸੂਰਮੇ ਕਮਰ _ਕਸੇ ਕਰ 
ਕੇ ਅਤੇ ਢਾਲਾਂ ਹੀ ਢਾਲਾਂ ਪਕੜ _ਕੇ ਮੈਦਾਨੇ ਜੰਗ ਵਿਚ ਇਕਠੇ ਹੋ _ਗਏ।੬੨। 


ਦੋਹਾਂ ਪਾਸਿਆਂ ਤੋਂ ਸੂਰਮੇ ਬਦਲਾਂ ਵਾਂਗ ਗਜਦੇ ਹੋਏ ਆ ਗਏ। (ਉਨ੍ਹਾਂ ਵਿਚੋਂ) ਕਈ ਇਕ 
ਜ਼ਖ਼ਮੀ ਹੋ ਗਏ ਅਤੇ ਕਈ ਮਰ ਗਏ।੬੩। ਤੀਰਾਂ ਦੀ ਸਰਸਰਾਹਟ ਅਤੇ ਬੰਦੂਕਾਂ ਦੀ ਕਾੜ _ਕਾੜ 
ਦੀ ਆਵਾਜ਼ ਆਣ _ਲਗੀ। ਇਸ ਤਰ੍ਹਾਂ ਕਈ ਪ੍ਰਕਾਰ ਦੀਆਂ (ਆਵਾਜ਼ਾਂ ਆਣ ਲਗ _ਗਈਆਂ)।੬੪। 


(ਆਦਿ ਅਤ੍ਰਾਂ-ਸ਼ਸਤ੍ਰਾਂ) ਨਾਲ ਯੁੱਧ ਹੋਇਆ।੬੫। ਯੁੱਧ-ਭੂਮੀ ਵਿਚ ਇਕ ਕਾਲੇ ਕਾਂ ਵਰਗਾ ਦੇਓ 
(ਰਾਖਸ਼) ਆਇਆ ਜੋ ਸ਼ੇਰ ਵਾਂਗ ਗਰਜ ਰਿਹਾ ਸੀ ਅਤੇ ਹਾਥੀ ਵਾਂਗ ਮਸਤ ਸੀ।੬੬। 


ਉਸ ਨੇ ਤੀਰਾਂ ਦੀ ਬਦਲਾਂ ਵਾਂਗ ਬਰਖਾ ਕੀਤੀ। ਉਸ ਦੀ ਤਲਵਾਰ ਬਦਲਾਂ ਵਿਚ ਬਿਜਲੀ 
ਵਾਂਗ ਚਮਕਦੀ ਸੀ।੬੭। ਢੋਲਾਂ ਦੇ ਮੂੰਹ ਵਿਚ ਵੀ ਬਹੁਤ ਜੋਸ਼ ਆ ਗਿਆ (ਭਾਵ! ਬਹੁਤ ਜ਼ੋਰ 
ਨਾਲ _ਵਜਣ _ਲਗੇ)। ਯੁੱਧ-ਭੂਮੀ ਲਾਸ਼ਾਂ ਨਾਲ _ਭਰ _ਗਈ।੬੮। 


(ਰਾਜ ਕੁਮਾਰੀ ਬਛਤਰਾ ਮਤੀ ਨੇ) ਜੋ ਵੀ ਤੀਰ ਚਲਾਇਆ ਉਹ ਹਾਥੀਆਂ ਵਰਗੇ ਸੈਂਕੜੇ 
ਯੋਧਿਆਂ ਦੀਆਂ ਪਸਲੀਆਂ ਵਿਚੋਂ ਲੰਘ ਗਿਆ।੬੯। ਉਸ ਦੇਓ ਨੂੰ ਵੀ ਬਹੁਤ ਸਾਰੇ ਤੀਰ ਮਾਰੇ, 
ਜਿਸ ਕਰ ਕੇ ਉਹ ਵੱਡੀ ਅਟਾਰੀ ਵਾਂਗ ਡਿਗ _ਪਿਆ।੭0। 


(ਫਿਰ) ਇਕ ਹੋਰ ਰਾਖਸ਼ ਗਿਰਝ ਵਾਂਗ ਜੰਗ ਦੇ ਮੈਦਾਨ ਵਿਚ ਆਇਆ। ਉਹ ਸ਼ੇਰ ਵਾਂਗ 
ਭਾਰਾ ਅਤੇ ਚੀਤੇ ਵਾਂਗ ਫ਼ੁਰਤੀਲਾ ਸੀ।੭੧। ਉਸ ਨੂੰ ਵੀ (ਰਾਜ ਕੁਮਾਰੀ ਨੇ) ਗੁਰਜ ਮਾਰਿਆ, 


੭੧੪ 


ਬਰਖ਼ਸ਼ ਅੰਦਰਾਂ _ਅਬਰ ਚੂੰ _ਬਰਕ _ਤੇਗ। _੬੭। 


ਸ਼ਹੇ ਚੀਨ ਸਰ ਤਾਜ _ਰੈਗੀ _ਨਿਹਾਦ। 
ਬਲਾਏ _ਗ਼ੁਬਾਰਸ਼ ਦਹਨ ਬਰ _ਕੁਸ਼ਾਦ। _੭੪। 


ਸ਼ਬ ਆਮਦ _ਯਕੇ ਫ਼ੌਜ ਰਾ ਸਾਜ਼ _ਕਰਦ। 
ਜ਼ਿ ਦੀਗਰ ਵਜਹ ਬਾਜ਼ੀ ਆਗਾਜ਼ ਕਰਦ। _੭੫। 
ਕਿ ਅਫ਼ਸੋਸ ਅਫ਼ਸੋਸ ਹੈ _ਹਾਤ _ਹਾਤ। 
ਅਜ਼ੀਂ ਉਮਰ _ਵਜ਼ੀਂ ਜ਼ਿੰਦਗੀ ਜ਼ੀ _ਹਯਾਤ। _੭੬। 


ਬ ਰੋਜ਼ੇ _ਦਿਗਰ _ਰਉਸ਼ਨੀਯਤ _ਫ਼ਿਕਰ। 

ਬਰ _ਔਰੰਗ _ਦਰਾਮਦ ਚੁ ਸ਼ਾਹੇ _ਦਿਗਰ। _੭੭। 
ਸਿਯਹਿ ਸੂ ਦੁ ਬਰਖ਼ਾਸਤ _ਅਜ਼ ਜੋਸ਼ _ਜੰਗ। 
ਰਵਾਂ ਸ਼ੁਦ ਬ ਹਰ ਗੋਸ਼ਹ ਤੀਰੋ ਤੁਫ਼ੋਗ। _੭੮। 
ਰਵਾਂਰਵ ਸ਼ੁਦਹ _ਕੈਬਰੇ _ਕੀਨਹ _ਕੋਸ਼। 

ਕਿ _ਬਾਜ਼ੂਏ ਮਰਦਾਂ _ਬਰਾਵੁਰਦ _ਜੋਸ਼। _੭੯। 
ਚੁ ਲਸ਼ਕਰ ਤਮਾਮੀ _ਦਰਾਮਦ _ਬ__ਕਾਮ। 

ਯਕੇ _ਮਾਂਦ `ਓ _ਰਾਸਤ _ਸੁਭਟ ਸਿੰਘ ਨਾਮ। _੮0। 


ਬਿਗੋਯਦ _ਕਿ _ਏ ਸ਼ਾਹ ਰੁਸਤਮ ਜ਼ਮਾਂ। 
ਤੁ ਮਾਰਾ ਬਿਕੁਨ ਯਾ __ਬਿਗੀਰੀ ਕਮਾਂ। ੮੧। 
ਬਗਜ਼ਬ _ਅੰਦਰ ਆਮਦ ਚੁ _ ਸ਼ੇਰੇ _ਜ਼ਿਆਂ। 
ਨ ਪੁਸ਼ਤੇ ਦਿਹਮ _ਬਾਨੂਏ ਹਮ _ਚੁਨਾ। ੮੨। 


ਹਿਕਾਇਤਾਂ 7੧੫ 
ਜਿਸ ਕਰ ਕੇ ਉਹ ਜੜ ਤੋਂ ਪੁਟੇ ਹੋਏ ਬ੍ਰਿਛ ਵਾਂਗ ਡਿਗ _ਪਿਆ।੭੨। 


ਫਿਰ ਕਿਸੇ ਹੋਰ ਦੀ (ਉਸ ਰਾਜ ਕੁਮਾਰੀ ਦੇ) ਸਾਹਮਣੇ ਆਣ ਦੀ ਇੱਛਾ ਨ ਰਹੀ, ਜੋ 
ਜੰਗ ਦੇ ਮੈਦਾਨ ਵਿਚ ਚੰਦੂਮਾ ਵਰਗੇ ਮੁਖ ਵਾਲੀ (ਰਾਜ ਕੁਮਾਰੀ) ਆਈ ਹੋਈ ਸੀ।੭੩। ਚੀਨ 
ਦੇ ਬਾਦਸ਼ਾਹ ਨੇ ਰੰਗੀਨ (ਸੁਨਹਿਰੀ) ਤਾਜ ਉਤਾਰ ਕੇ ਰਖ ਦਿੱਤਾ ਅਤੇ ਕਾਲੀ ਚੁੜੈਲ ਨੇ ਆਪਣਾ 
ਮੂੰਹ ਖੋਲ੍ਹ _ਦਿੱਤਾ। (ਭਾਵ--ਸੂਰਜ ਡੁਬ ਗਿਆ ਅਤੇ ਕਾਲੀ ਰਾਤ ਆ _ਗਈ)।੭੪। 


(ਤਾਰਿਆਂ ਦੀ) ਫ਼ੌਜ ਨੂੰ ਰਾਤ ਲੈ ਕੇ ਆ ਗਈ ਅਤੇ ਦੂਜੀ ਤਰ੍ਹਾਂ ਦੀ ਖੇਡ ਸ਼ੁਰੂ ਹੋ 
ਗਈ।੭੫। (ਰਾਜੇ ਆਪਸ ਵਿਚ ਕਹਿਣ ਲਗੇ) ਹਾਇ ਹਾਇ ਅਫ਼ਸੋਸ ਹੀ ਅਫ਼ਸੋਸ ਹੈ ਸਾਡੀ 
ਉਮਰ, ਜ਼ਿੰਦਗੀ ਅਤੇ ਜੀਵਨ ਤੇ (ਕਿ ਅਸੀਂ ਰਾਜ ਕੁਮਾਰੀ ਨੂੰ ਜਿਤ ਨਹੀਂ _ਸਕੇ)।੭੬। 


ਦੂਜੇ ਦਿਨ ਰੌਸ਼ਨੀ ਦਾ ਪ੍ਰਬੰਧ ਕਰਨ _ਵਾਲਾ ਸੂਰਜ ਇੰਜ ਚੜ੍ਹਿਆ ਜਿਵੇਂ ਕੋਈ ਬਾਦਸ਼ਾਹ 
ਤਖ਼ਤ ਉਤੇ ਆਉਂਦਾ ਹੋਏ।੭੭। ਦੋਹਾਂ ਪਾਸਿਆਂ ਤੋਂ ਜੰਗ ਦੇ ਜੋਸ਼ ਨਾਲ ਫ਼ੌਜ ਉਠ ਖੜੋਤੀ ਅਤੇ 
ਹਰ ਕੋਨੇ ਤੋਂ ਤੀਰ ਅਤੇ ਬੰਦੂਕਾਂ ਚਲਣ _ਲਗੀਆਂ।੭੮। 


ਵਿਚ ਜੋਸ਼ ਆ ਗਿਆ।੭੯। ਜਦੋਂ ਸਾਰੀ ਸੈਨਾ ਮਾਰੀ ਗਈ, ਤਾਂ ਕੇਵਲ ਇਕ ਸੁਭਟ ਸਿੰਘ ਨਾਂ 
ਦਾ ਸੂਰਮਾ ਬਚਿਆ।੮0। 


(ਰਾਜ ਕੁਮਾਰੀ ਨੇ) ਕਿਹਾ ਕਿ ਹੇ ਦੁਨੀਆ ਦੇ ਰੁਸਤਮ! ਤੂੰ ਮੇਰੇ ਨਾਲ ਵਿਆਹ ਕਰ ਲੈ 
ਜਾਂ ਫਿਰ ਕਮਾਨ ਪਕੜ ਲੈ।੮੧। ਉਹ (ਸੁਭਟ ਸਿੰਘ) ਸ਼ੇਰ ਵਾਂਗ ਕ੍ਰੋਧ ਵਿਚ ਆ ਗਿਆ (ਅਤੇ 
ਕਹਿਣ ਲਗਾ-- ਹੇ ਰਾਜ ਕੁਮਾਰੀ!) ਮੈਂ ਪਿਠ ਨਹੀਂ ਵਿਖਾਵਾਂਗਾ, ਬੇਸ਼ਕ ਜੰਗ ਕਰ _ਲੈ।੮੨। 


(ਸੁਭਟ ਸਿੰਘ ਨੇ) ਬਹੁਤ ਜੋਸ਼ ਨਾਲ ਯੁੱਧ ਕਰਨ ਲਈ ਕਵਚ ਪਾ ਲਿਆ ਅਤੇ ਸ਼ੇਰ ਮਰਦ 
ਨੇ ਮਗਰਮੱਛ ਵਾਂਗ ਪਰਹਾਰ _ਕੀਤਾ।੮੩। ਉਹ ਵੱਡੇ ਸ਼ੇਰ ਵਾਂਗ ਯੁੱਧ-ਭੂਮੀ ਵਿਚ ਚਲ ਕੇ ਆ 
ਗਿਆ ਅਤੇ ਕਮਾਨ ਪਕੜ ਕੇ ਤੀਰਾਂ ਦਾ ਮੀਂਹ ਵਸਾ ਦਿੱਤਾ।੮੪। 


ਉਸ ਨੇ ਸੱਜੇ ਖੱਬੇ ਵਾਰ ਕੀਤੇ ਅਤੇ ਫਿਰ ਸਿਧੇ ਅਤੇ ਟੇਢੇ ਵਾਰ ਕੀਤੇ ਅਤੇ ਚੀਨ ਦੀ 
ਬਣੀ ਹੋਈ ਕਮਾਨ ਦੀ ਆਵਾਜ਼ ਆਸਮਾਨ ਵਿਚ ਗੂੰਜ ਉਠੀ।੮੫। (ਰਾਜ ਕੁਮਾਰੀ ਦੇ) ਹੱਥ ਵਾਲਾ 
ਨੇਜ਼ਾ ਜਿਸ ਨੂੰ ਲਗਾ, ਉਹ ਦੋ ਜਾਂ ਚਾਰ ਹਿੱਸਿਆਂ ਵਿਚ ਵੰਡਿਆ ਗਿਆ।੮੬। 


(ਫਿਰ) ਇਕ ਦੂਜੇ ਨੂੰ ਇੰਜ ਚੰਬੜ ਗਏ, ਜਿਵੇਂ ਬਾਜ਼ (ਸ਼ਿਕਾਰ ਨੂੰ) ਚੰਬੜਦਾ ਹੈ। ਜਾਂ 
ਲਾਲ ਅਜ਼ਦਹਾ (ਵੱਡਾ ਸੌਂਪ) ਸ਼ੇਰ ਮਰਦ ਨੂੰ ਪਕੜਦਾ ਹੈ।੮੭। ਤੀਰਾਂ ਅਤੇ ਤਲਵਾਰਾਂ ਦੀ ਅਜਿਹੀ 
ਜੰਗ ਹੋਈ ਕਿ ਮਾਰੇ ਗਏ ਸੂਰਮਿਆਂ ਦੇ ਲਹੂ _ਨਾਲ ਧਰਤੀ ਲਾਲ ਰੰਗ ਦੀ ਹੋ ਗਈ।੮੮। 


੭ ੧੬ 


ਸੀ _ਦਸਮ-ਗ੍ਰੰਥ ਸਾਹਿਬ 


ਬਪੋਸ਼ੀਦ _ਖੁਫ਼ਤਾਨ ਜੋਸ਼ੀਦ _ਜੰਗ। 
ਬਕੋਸ਼ੀਦ ਚੂੰ ਸ਼ੇਰ ਮਰਦਾਂ _ਨਿਹੰਗ। _੮੩। 


ਬ _ਜਾਯਸ਼ _ਦਰਾਮਦ ਚੁ ਸ਼ੇਰੇ _ਅਜ਼ੀਮ। 
ਬ _ਕੈਬਰ _ਕਮਾਂ ਕਰਦ ਬਾਰਸ਼ _ਕਰੀਮ। _੮੪। 


ਚਪੋ __ਰਾਸਤ ਓ ਕਰਦ _ਖੁਮ _ਕਰਦ _ਰਾਸਤ। 
ਗਰੇਵੇ _ਕਮਾਂ _ਚਰਖ ਚੀਨੀ _ਬਿਖਾਸਤ। _੮੫। 
ਹਰਾਂ ਕਸ ਕਿ ਨੇਜ਼ਹ _ਬਿਅਫ਼ਤਾਦ ਮੁਸ਼ਤ। 
ਦੁਤਾ ਗਸ਼ਤ ਮੁਸ਼ਤੇ ਹਮੀ ਚਾਰ _ਗਸ਼ਤ। _੮੬। 


ਬਿਯਾਵੇਖ਼ਤ ਬਾ _ਦੀਗਰੇ ਬਾਜ਼ _ਪਰ। 


ਚੁ ਸੁਰਖ਼ _ਅਜ਼ਦਹਾ ਬਰ _ਹਮੀ ਸ਼ੇਰ ਨਰ। _੮੭। 


ਚੂਨਾ _ਬਾਨ _ਅਫ਼ਤਾਦ _ਤੀਰੋਂ ਤੁਫ਼ੋਗ। 


ਜ਼ਿਮੀ ਕੁਸ਼ਤ _ਗਾਨਸ਼ _ਸ਼ੁਦਹ _ਲਾਲਹ _ਰੰਗ। _੮੮। 


ਕੁਨਦ _ਤੀਰ _ਬਾਰਾਨ ਰੋਜ਼ੇ _ਤਮਾਮ। 

ਕਸੇ ਰਾ ਨ ਗਸ਼ਤੀਦ ਮਕਸੂਦ _ਕਾਮ। ੮੯। 
ਅਜ਼ੋ ਜੰਗ ਜ਼ੋ _ਮਾਂਦਗੀ ਮਾਂਦਹ _ਗਸ਼ਤ। 
ਬਿਅਫ਼ਤਾਦ _ਹਰਦੋ ਦਰ ਆ ਪਹਿਨ _ਦਸਤ। 
ਸ਼ਹਿਨਸ਼ਾਹਿ _ਰੂਮੀ _ਸਿਪਰ ਦਾਦ _ਰੋਇ। 
ਦਿਗਰ ਸ਼ਾਹਿ ਧੈਦਾ ਸ਼ੁਦਹ ਨੇਕ ਖੋਇ। ੯੧ 
ਨ ਦਰ ਜੰਗ ਆਸੂਦਹ ਸ਼ੁਦ ਯਕ ਜ਼ਮਾਂ। 
ਬਿਅਫ਼ਤਾਦ _ਹਰਦੋ _ਜ਼ੁਨੀ _ਕੁਸ਼ਤਗਾਂ। _੯੨। 


ਦਿਗਰ ਰੋਜ਼ ਬਰਖ਼ਾਸਤ _ਹਰਦੋ _ਬਜੰਗ। 


੯0। 


ਬਿਆਵੇਖ਼ਤ ਬਾ _ਯਕ _ਦਿਗਰ ਚੂੰ _ਨਿਹੰਗ। _੯੩। 


ਵਜ਼ਾਂ _ਹਰਦੁ _ਤਨ _ਕੂਜ਼ਹਗਾਨੇ _ਸ਼ੁਦਹ। 
ਕਜ਼ਾਂ _ਸੀਨਹ _ਗਾਹੀਨ _ਅਰਵਾ _ਸ਼ੁਦਹ। _੯੪। 
ਬ ਰਖੁਸ਼ ਅੰਦਰ ਆਮਦ ਚੁ _ਮੁਸ਼ਕੀ ਨਿਹੰਗ। 
ਬਸੇ _ਬੰਗਸੀ _ਥੋਜ਼ _ਬੋਗੋ _ਪਿਲੰਗ। _੯੫। 
ਕਿ ਅਬਲਕ _ਸਿਯਾਹ _ਅਬਲਕੋ _ਬੋਜ਼ _ਬੋਰ। 


ਬ ਰਖ਼ੁਸ਼ ਅੰਦਰ ਆਮਦ ਚੁ _ਤਾਊਸ _ਮੋਰ। _੯੬। 


ਜ਼ਿਰਹ _ਪਾਰਹ _ਸ਼ੁਦ _ਖੋਦ _ਵ ਖੁਫ਼ਤਾ _ਬਜੰਗ। 


ਜ਼ਿ ਬਕਤਰ _ਜ਼ਿ _ਬਰਗਸ਼ਤਵਾਂ ਬਾ _ਖੁਦੰਗ। ੯੭। 


ਚੂਨਾ _ਤੀਰ ਬਾਰਾਂ _ਸ਼ਵਦ _ਕਾਰਜ਼ਾਰ। 
ਜ਼ਿ _ਬਕਤਰ _ਜ਼ਿ _ਜ਼ਿਰਹਾ _ਬਰਾਰਦ _ਸ਼ਰਾਰ। 


੯੮। 


ਹਿਕਾਇਤਾਂ 7੧੭ 


ਸਾਰਾ ਦਿਨ ਤੀਰਾਂ ਦੀ ਬਰਖਾ_ ਹੁੰਦੀ ਰਹੀ, ਪਰ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਨ ਹੋ 
ਸਕੀ।੮੯। ਉਸ ਜੰਗ ਵਿਚ (ਦੋਵੇਂ ਸੂਰਮੇ) ਥਕ ਕੇ _ਮਾਂਦੇ ਧੈ ਗਏ ਅਤੇ ਦੋਵੇਂ ਵਿਸ਼ਾਲ ਯੁੱਧ- 
ਖੇਤਰ ਵਿਚ ਡਿਗ _ਗਏ।੯0। 


'ਸ਼ਹਿਨਸ਼ਾਹਿ ਰੂਮੀ” (ਸੂਰਜ) ਨੇ ਆਪਣੇ ਮੂੰਹ ਤੇ ਢਾਲ ਰਖ ਲਈ ਅਤੇ ਉਸ ਥਾਂ 
ਤੇ ਚੰਗੇ ਸੁਭਾ ਵਾਲਾ ਬਾਦਸ਼ਾਹ (ਚੰਦੂਮਾ) ਆ ਗਿਆ।੯੧। ਇਸ ਜੰਗ ਵਿਚ ਕਿਸੇ ਇਕ ਵੀ 
ਸੁਖ ਪ੍ਰਾਪਤ ਨ ਹੋਇਆ (ਭਾਵ ਜਿਤ ਪ੍ਰਾਪਤ ਨ ਕੀਤੀ) ਅਤੇ ਦੋਵੇਂ ਮੁਰਦਿਆਂ ਵਾਂਗ ਡਿਗ 
ਪਏ।੯੨। 


ਦੀ 
ਨੂ 


ਦੂਜੇ ਦਿਨ ਯੁੱਧ ਲਈ ਦੋਵੇਂ ਉਠ _ਖੜੋਤੇ ਅਤੇ ਮਗਰਮੇਛਾਂ ਵਾਂਗ ਇਕ ਦੂਜੇ ਨਾਲ ਭਿੜਨ 
ਲਗ ਪਏ।੯੩। ਉਥੇ ਦੋਹਾਂ ਦੇ ਸ਼ਰੀਰ (ਲੜ ਲੜ ਕੇ) ਕੁੱਬੇ ਹੋ ਗਏ ਅਤੇ ਉਨ੍ਹਾਂ ਦੀਆਂ ਛਾਤੀਆਂ 
ਲਾਲ ਹੋ ਗਈਆਂ (ਭਾਵ--ਲਹੂ _ਲੁਹਾਨ ਹੋ_ਗਏ)।੯੪। 


ਯੁੱਧ-ਭੂਮੀ ਵਿਚ ਕਾਲ ਸੂਰਮੇ (ਮਗਰਮੱਛ) ਨਚਣ ਲਗੇ ਅਤੇ _ਬੰਗਸ਼ ਦੇਸ਼ ਦੇ ਚੀਨੀ ਘੋੜੇ 
ਚਿਤਰਿਆਂ ਵਾਂਗ _ਕੁਦਣ ਲਗੇ।੯੫। ਡਬਖੜਬੇ, ਕਾਲੇ, _ਗਦਰੇ, _ਚਿਤਰੇ ਘੋੜੇ ਮੋਰਾਂ ਵਾਂਗ ਨਚਣ 
ਲਗੇ।੯੬। 


ਤੀਰਾਂ ਨਾਲ ਕਵਚ, ਟੋਪ, ਘੋੜਿਆਂ ਦੇ ਸੈਜੋਅ ਟੋਟੇ ਟੋਟੇ ਹੋ ਗਏ।੯੭। ਯੁੱਧ ਵਿਚ ਤੀਰਾਂ 
ਦੀ ਇਸ ਤਰ੍ਹਾਂ ਦੀ ਬਰਖਾ ਹੋਈ ਕਿ ਕਵਚਾਂ ਵਿਚੋਂ ਔਗ _ਦੀਆਂ _ਚਿੰਗਾਰੀਆਂ ਨਿਕਲਣ ਲਗ 
ਗਈਆਂ।੯੮। 


ਯੋਧਿਆਂ (ਦੇ ਘੋੜੇ) ਸ਼ੇਰਾਂ ਵਾਂਗ ਨਚਣ ਲਗੇ ਅਤੇ ਉਨ੍ਹਾਂ _ਦੇ ਸੁਮਾਂ ਨਾਲ ਧਰਤੀ ਚਿਤਰੇ 
ਦੀ ਪਿਠ ਵਾਂਗ ਡਬਖੜਬੀ ਹੋਂ_ਗਈ।੯੯। ਤੀਰਾਂ ਦੀ ਬਰਖਾ ਨਾਲ ਇਤਨੀ ਗਰਮੀ ਪੈਦਾ ਹੋ ਗਈ 
ਕਿ ਸੂਰਮਿਆਂ ਦੇ ਦਿਮਾਗ, ਅਕਲ _ਅਤੇ ਹੋਸ਼ _ਠਿਕਾਣੇ ਨ __ਰਹੀ।੧00। 


(ਭਾਵ--ਟੁਟ ਗਈਆਂ) ਅਤੇ ਭਥਿਆਂ ਵਿਚੋਂ ਤੀਰ ਮੁਕ ਗਏ।੧0੧। (ਦੋਹਾਂ ਦੀ) ਸਵੇਰ ਤੋਂ ਸ਼ਾਮ 
ਤਕ ਅਜਿਹੀ ਜੰਗ ਹੁੰਦੀ ਰਹੀ ਕਿ ਰੋਟੀ ਤਕ ਨ ਖਾਈ ਅਤੇ ਬੇਹੋਸ਼ ਹੋ _ਕੇ ਡਿਗ ਪਏ।੧0੨। 


ਉਹ ਦੋਵੇਂ ਜੰਗ ਕਰਦਿਆਂ ਆਪ ਬਹੁਤ ਥਕ ਗਏ। (ਉਨ੍ਹਾਂ ਨੇ) ਦੋ ਭਿਆਨਕ ਸ਼ੇਰਾਂ, ਬਾਜ਼ਾਂ 
ਜਾਂ ਚਿਤਰਿਆਂ ਵਾਂਗ ਲੜਾਈ _ਕੀਤੀ।੧0੩। ਹਬਸ਼ੀ (ਚੋਰ) ਨੇ ਪੀਲੀ ਮੋਹਰ ਚੁਰਾ ਲਈ (ਭਾਵ- 
-ਸ਼ੂਰਜ ਡੁਬ ਗਿਆ) ਅਤੇ ਸੰਸਾਰ ਧੂੰਏਂ ਅਤੇ ਘਟੇ ਦਾ ਬੁਰਜ _ਬਣ _ਗਿਆ।੧0੪। 


੭੧੮ 


ਸੀ _ਦਸਮ-ਗ੍ਰੰਥ ਸਾਹਿਬ 


ਬ ਰਖ਼ਸ਼ ਅੰਦਰ ਆਮਦ ਚੁ _ ਸ਼ੇਰੇ ਨਿਹੰਗ। 
ਜ਼ਿਮੀ ਗਸ਼ਤਸ਼ੁਦ ਹਮ ਚੁ _ਪੁਸ਼ਤੇ _ਪਿਲੰਗ। _੯੯। 
ਚੁਨਾ ਜ਼੍ਯਾਦਹ _ਸ਼ੁਦ _ਆਤਸ਼ੇ _ਤੀਰ _ਬਾਰ। 

ਕਿ ਅਕਲ ਅਜ਼ ਮਗ਼ਜ਼ ਰਫ਼ਤ ਹੋਸ਼ ਅਜ਼ _ਦਿਯਾਰ। 


ਚੂਨਾ _ਆਵੇਖ਼ਤ _ਹਰਦੋ _ਹੁਮਾ ਜਾਇ ਜੰਗ। 
ਕਿ ਤੇਗ਼ ਅਜ਼ ਮਿਯਾਂ ਗਸ਼ਤ ਤਰਕਸ਼ _ਖਤੰਗ। _੧0੧। 
ਚੂਨਾ ਜੰਗ _ਕਰਦੰਦ _ਸੁਬਹ _ਤਾਬ _ਸ਼ਾਮ। 
ਬਿ _ਅਫ਼ਤਾਦ ਮੁਰਛਤ ਨ ਖੁਰਦੰਦ ਤਆਮ। _੧0੨। 


ਜਿ ਖੁਦ ਮਾਂਦਹ ਸ਼ੁਦ _ਹਰਦੁ ਦਰ ਜਾਇ ਜੰਗ। 
ਚੁ ਸ਼ੇਰੋ _ਯੀਆਨੋ ਚੁ _ਬਾਜ਼ਾ _ਪਿਲੰਗ। _੧0੩। 


ਚੁ ਹਬਸ਼ੀ ਬਰੁਦ ਦੁਜ਼ਦ _ਦੀਨਾਰ _ਜ਼ਰਦ। 


ਜਹਾਂ ਗਸ਼ਤ ਚੂੰ ਗੁੰਬਜ਼ੇ ਦੂਦ _ਗਰਦ। _੧0੪। 
ਸਿਯਮ ਰੋਜ਼ _ਚੌਗਾਂ _ਬਿਬੁਰਦ _ਆਫ਼ਤਾਬ। 

ਜਹਾਂ ਗਸ਼ਤ ਚੂੰ _ਰਉਸ਼ਨਸ਼ _ਮਾਹਿਤਾਬ। _੧0੫। 
ਬੁ ਬਰਖਾਸਤ _ਹਰਦੋ _ਅਜ਼ੀਂ ਜਾਇ _ਜੰਗ। 

ਰਵਾਂ ਕਰਦ ਹਰ _ਸੂਇ ਤੀਰੋ ਤੁਫ਼ੰਗ। _੧0੬। 
ਚੂਨਾ ਗਰਮ _ਸ਼ੁਦ ਆਤਸ਼ੇ _ਕਾਰਜ਼ਾਰ। 

ਕਿ ਫ਼ੀਲੇ ਦੁ ਦਹ ਹਜ਼ਾਰ ਆਮਦ _ਬ _ਕਾਰ। _੧07੭। 
ਬ ਕਾਰ ਆਮਦਹ _ਅਸਪ _ਹਫ਼ਤ ਸਦ _ਹਜ਼ਾਰ। 
ਹਮਹ ਜਹਾਨ _ਸ਼ਾਇਸਤਹ _ਨਾਮਦਾਰ। _੧0੮। 


ਜ਼ਿ ਸਿੰਧੀ ਵ ਅਰਬੀ _ਵ _ਐਰਾਕ _ਰਾਇ। 
ਬ ਕਾਰ ਆਮਦਹ _ਅਸਪ ਚੂੰ ਬਾਦੁ _ਪਾਇ। _੧0੯। 
ਬਸੇ _ਕੁਸ਼ਤਹ _ਸਰਹੰਗ _ਸ਼ਾਇਸਤਹ ਸ਼ੇਰ। 
ਬੇ _ਵਕਤੇ _ਤਰੱਦਦ _ਬਕਾਰੇ _ਦਲੇਰ। _੧੧0। 


ਬ _ਗੁਰਰੀਦਨ ਆਮਦ ਦੁ _ਅਬਰੇ _ਸਿਯਾਹ। 
ਨਮੇ ਖ਼ੂਨ _ਮਾਹੀ _ਲਕੋ ਤੇਗ _ਮਾਹ। _੧੧੧। 
ਬਜੰਗ _ਅੰਦਰੂੰ _ਗਉ ਗਹੇ ਗਾਜ਼ੀਯਾਂ। 

ਜ਼ਿਮੀਂ ਤੰਗ _ਸ਼ੁਦ ਅਜ਼ ਸੁਮੇ _ਤਾਜ਼ੀਯਾਂ। _੧੧੨। 
ਸੁਮੇ _ਬਾਦ _ਪਾਂਯਾਂਨ _ਫ਼ੌਲਾਦ _ਨਾਲ। 

ਜ਼ਿਮੀ ਗਸ਼ਤ ਪੁਸ਼ਤੇ _ਪਿਲੰਗੀ _ਮਿਸਾਲ। _੧੧੩। 
ਚਰਾਗੇ _ਜਹਾਨੇ ਖੁਮਹ _ਬਾਦਹ _ਖੁਰਦ। 

ਸਰੇ _ਤਾਜ _ਦੀਗਰ _ਬਿਰਾਦਰ _ਸਪੁਰਦ। _੧੧੪। 


ਹਿਕਾਇਤਾਂ 7੧੯ 


ਤੀਜੇ ਦਿਨ ਜਦ ਸੂਰਜ (ਆਪਣੀ ਪ੍ਰਕਾਸ਼ ਰੂਪੀ) ਖੂੰਡੀ ਨਾਲ (ਰਾਤ ਰੂਪੀ) ਗੇਂਦ ਨੂੰ ਲੈ 
ਗਿਆ ਤਾਂ ਜਹਾਨ ਚੰਦੂਮਾ ਦੀ ਚਾਂਦਨੀ ਵਾਂਗ ਪੁਕਾਸ਼ਮਾਨ ਹੋ ਗਿਆ।੧0੫। ਜੰਗ ਵਿਚ ਜਾਣ ਲਈ 
ਦੋਹਾਂ ਪਾਸਿਆਂ ਤੋਂ ਸੂਰਮੇ ਉਠ ਪਏ ਅਤੇ ਤੀਰ ਤੇ ਗੋਲੀਆਂ ਚਲਣੀਆਂ ਸ਼ੁਰੂ ਹੋ _ਗਈਆਂ।੧0੬। 


ਜਦੋਂ ਜੰਗ _ਬਹੁਤ ਜ਼ੋਰ ਨਾਲ ਮਚ _ਪਈ ਤਾਂ ੧੨ ਹਜ਼ਾਰ ਹਾਥੀ ਮਾਰੇ ਗਏ।੧0੭। ਉਸ 
ਲੜਾਈ ਵਿਚ ਸੱਤ ਲੱਖ ਘੋੜੇ ਅਤੇ ਬਹੁਤ ਸਾਰੇ ਸੁੰਦਰ ਅਤੇ ਨਾਮੀ ਸੂਰਮੇ ਮਾਰੇ _ਗਏ।੧0੮। 


ਸਿੰਧ, ਅਰਬ ਅਤੇ ਇਰਾਕ ਦੇਸ਼ਾਂ ਦੇ ਹਵਾ ਵਾਂਗ ਚਲਣ ਵਾਲੇ ਘੋੜੇ (ਜੰਗ ਵਿਚ) ਮਾਰੇ 
ਗਏ।੧0੯। ਬਹੁਤ ਸਾਰੇ ਸੁੰਦਰ, ਸ਼ੇਰਾਂ ਵਰਗੇ ਯੋਧੇ ਮਾਰੇ ਗਏ ਜੋ ਯੁੱਧ ਦੇ ਸਮੇਂ ਬਹੁਤ ਦਲੇਰੀ 
ਵਿਖਾਉਂਦੇ _ਸਨ।੧੧0। 


ਦੋ ਕਾਲੇ _ਬਦਲਾਂ _ਵਰਗੇ ਸੂਰਮੇ _ਗਜਦੇ ਹੋਏ ਆਏ। (ਉਨ੍ਹਾਂ ਦੀਆਂ) ਲਹੂ ਦੀਆਂ ਬੂੰਦਾਂ 
ਮੌਛਲੀਆਂ ਤਕ ਅਤੇ ਤਲਵਾਰਾਂ ਦੀਆਂ _ਚਮਕਾਂ _ਚੰਦੂਮਾ ਤਕ ਪਹੁੰਚ ਗਈਆਂ।੧੧੧। ਯੁੱਧ _ਵਿਚ 
ਯੋਧਿਆਂ ਦਾ ਖ਼ੂਬ ਰੌਲਾ ਮਚਿਆ ਅਤੇ ਘੋੜਿਆਂ ਦੇ ਸੁਮਾਂ ਨਾਲ ਧਰਤੀ ਦੁਖੀ ਹੋ_ ਗਈ।੧੧੨। 


ਹਵਾ ਵਾਂਗ ਚਲਣ ਵਾਲੇ ਘੋੜਿਆਂ ਦੇ ਫੌਲਾਦੀ ਸੁੰਮਾਂ ਨਾਲ ਧਰਤੀ ਚਿਤਰੇ ਦੀ ਪਿਠ ਵਾਂਗ 
ਚਿਤਕਬਰੀ ਹੋ _ਗਈ।੧੧੩। ਸੰਸਾਰ ਦੇ ਦੀਵੇ ਨੇ ਸ਼ਰਾਬ (ਦਾ ਪਿਆਲਾ) ਪੀ ਲਿਆ ਅਤੇ ਸਿਰ 
ਦਾ ਤਾਜ ਆਪਣੇ ਭਰਾ ਦੇ ਹਵਾਲੇ ਕਰ ਦਿੱਤਾ (ਭਾਵ--ਸੂਰਜ ਡੁਬ ਗਿਆ ਅਤੇ ਚੰਦੂਮਾ ਚੜ੍ਹ 
ਪਿਆ)।੧੧੪। 


ਚੌਥੇ ਦਿਨ ਸੂਰਜ _ਤਪਿਆ ਅਤੇ ਚਾਨਣ ਦੀਆਂ ਸੁਨਹਿਰੀ ਲਗ਼ਾਮਾਂ ਖਿਚ _ਲਈਆਂ।੧੧੫। 
ਸੂਰਮਿਆਂ ਨੇ ਦੂਜੇ ਢੰਗ ਨਾਲ ਲਕ ਬੰਨ੍ਹ ਲਏ ਅਤੇ ਯਮਨ (ਦੇਸ਼ ਵਿਚ ਬਣੀਆਂ) ਕਮਾਨਾਂ ਨੂੰ 
ਹੱਥ ਵਿਚ ਲੈ ਲਿਆ ਤੋ ਮੂੰਹਾਂ ਨੂੰ ਢਾਲਾਂ ਨਾਲ ਢਕ _ਲਿਆ।੧੧੬। 


ਜਦ ਯੋਧੇ ਹੋਸ਼ ਅੰਦਰ ਆਏ ਤਾਂ ਜੰਗ ਕਰਨ ਲਈ ਜੋਸ਼ ਵਿਚ ਆ ਗਏ ਅਤੇ ਰੋਹ ਵਿਚ 
ਆ ਕੇ ਚਿਤਰੇ ਵਾਂਗ ਯੁੱਧ ਕਰਨ ਲਗ _ਗਏ।੧੧੭। ਚੌਥੇ ਦਿਨ (ਯੁੱਧ-ਭੂਮੀ ਵਿਚ) ਦਸ ਹਜ਼ਾਰ 
ਹਾਥੀ ਮਾਰੇ ਗਏ ਅਤੇ ਨੀਲ ਦਰਿਆ ਦੀ ਚਾਲ ਚਲਣ ਵਾਲੇ ੧੨ ਹਜ਼ਾਰ ਘੋੜੇ ਮਾਰੇ ਗਏ।੧੧੮। 


(ਉਸ ਦਿਨ ਜੰਗ ਵਿਚ) ਤਿੰਨ ਲੱਖ ਸੂਰਮੇ ਮਾਰੇ ਗਏ ਜੋ ਸ਼ੇਰਾਂ ਵਰਗੇ ਜਵਾਂ ਮਰਦ ਅਤੇ 
ਅਜ਼ਮਾਏ ਹੋਏ _ਸਨ।੧੧੯। ਚਾਰ ਹਜ਼ਾਰ ਰਥ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਸ਼ੇਰ ਵਰਗੇ 
ਸ਼ਕਤੀਸ਼ਾਲੀ ਅਤੇ ਪੂਬੀਨ ਯੋਧੇ _ਵੀ ਜੰਗ ਵਿਚ ਮਾਰੇ _ਗਏ।੧੨0। 


(ਰਾਜ ਕੁਮਾਰੀ ਨੇ) ਚਾਰ ਤੀਰ ਚਲਾ ਕੇ (ਵੈਰੀ ਦੇ) ਚਾਰ ਘੋੜੇ ਮਾਰ ਦਿੱਤੇ ਅਤੇ ਇਕ 
ਹੋਰ ਤੀਰ ਰਥਵਾਨ ਦੇ ਸਿਰ ਵਿਚ ਮਾਰ ਕੇ (ਉਸ ਨੂੰ) ਮਾਰ ਦਿੱਤਾ।੧੨੧। ਤੀਜੀ ਵਾਰ (ਰਾਜ 
ਕੁਮਾਰੀ ਨੇ) ਉਸ ਨੂੰ ਭਰਵਟਿਆਂ ਵਿਚਕਾਰ ਤੀਰ ਮਾਰਿਆ, ਜਿਸ ਨਾਲ (ਸੁਭਟ ਸਿੰਘ) ਖ਼ਜ਼ਾਨੇ 


2੨0 


ਸੀ _ਦਸਮ-ਗ੍ਰੰਥ _ਸਾਹਿਬ 


ਬਰੋਜ਼ੇ _ਚਹਾਰਮ _ਤਪੀਦ _ਆਫ਼ਤਾਬ। 

ਬ ਜਿਲਵਹ ਦਰ _ਆਵੇਖਤ _ਜਰਰੀ' ਤਨਾਬ। _੧੧੫। 
ਦਿਗਰ _ਰਵਸ਼ _ਮਰਦਾਂਨ _ਬਸਤੰਦ _ਕਮਰ। 

ਯਮਾਨੀ _ਕਮਰ _ਦਾਸਤ _ਬਰਰੋ __ਪਿਸਰ। _੧੧੬। 

ਚੁ ਹੋਸ਼ ਅੰਦਰ ਆਮਦ _ਬ _ਜੋਸ਼ੀਦ ਜੰਗ। 

ਬ ਰੋਸ ਅੰਦਰ ਆਮਦ ਚੁ _ਕੋਸ਼ਸ਼ ਪਿਲੰਗ। _੧੧੭। 
ਚੁਅਮ ਰੋਜ਼ _ਕੁਸ਼ਤੰਦ _ਦਹਿ _ਹਜ਼ਾਰ _ਫ਼ੀਲ। 

ਦੁ ਦਹਿ ਹਜ਼ਾਰ ਅਸਪੋ ਚੁ _ਦਰਯਾਇ _ਨੀਲ। _੧੧੮। 


ਬ ਕਾਰ ਆਮਦਹ _ਪਿਯਾਦਹ ਸੀ ਸਦ _ਹਜ਼ਾਰ। 
ਜਵਾਂ ਮਰਦ _ਸ਼ੇਰਾਨ _ਅਜ਼ਮੂਦਹ _ਕਾਰ। _੧੧੯। 
ਕੁਨਦ _ਜ਼ੌਰਹੇ ਰਥ _ਚਹਾਰੋਂ _ਹਜ਼ਾਰ। 

ਬ ਸ਼ੇਰ ਅਫ਼ਕਨੋ ਜੰਗ _ਆਮੁਖ਼ਤਹ _ਕਾਰ। _੧੨0। 
ਕਿ ਅਜ਼ ਚਾਰ ਤੀਰ ਅਸਪ ਕੁਸ਼ਤਸ਼ ਚਹਾਰ। 
ਦਿਗਰ ਤੀਰ ਕੁਸ਼ਤਸ਼ ਸਰੇ _ਬਹਿਲਦਾਰ। _੧੨੧। 
ਸਿਯਮ _ਤੀਰ _ਜ਼ਦ _ਹਰਦੋ _ਅਬਰੂ _ਸ਼ਿਕੰਜ। 

ਕਿ ਮਾਰੇ ਬ _ਪੇਚੀਦ _ਜ਼ਿ ਸਉਦਾਇ _ਗੰਜ। _੧੨੨। 


ਚਹਾਰਮ _ਬਿਜ਼ਦ _ਤੀਰ _ਖ਼ਬਰਸ਼ _ਨਿਯਾਫ਼ਤ। 


ਕਿ ਭਰਮਸ਼ ਬ ਬਰਖਾਸਤ _ਧਰਮਸ਼ ਨ _ਤਾਫ਼ਤ। ੧੨੩। 


ਬਿਜ਼ਦ ਚੂੰ _ਚੁਅਮ ਕੈਬਰੇ _ਨਾਜ਼ਨੀਂ। 
ਬ _ਖ਼ੁਰਦੰਦ ਸ਼ਹਿ ਰਗ _ਬਿਅਫ਼ਤਦ ਜ਼ਿਮੀਂ। ੧੨੪੧ 


ਬਿਦਾਨਿਸਤ ਕਿ _ਈ' ਮਰਦ _ਪਯ _ਮੁਰਦਹ _ਗ਼ਸ਼ਤ। 
ਬਿਅਫ਼ਤਾਦ _ਬੂਮ _ਹਮ _ਚੁਨੀ ਸ਼ੇਰ _ਮਸਤ। _੧੨੫। 
ਕਿ ਅਜ਼ ਰਥ ਬਿਯਾਮਦ ਬਰਾਮਦ _ਜ਼ਿਮੀ। 
ਖੁਰਾਮੀਦਹ _ਸ਼ੁਦ ਪੈਕਰੇ _ਨਾਜ਼ਨੀ। _੧੨੬। 


ਬ ਯਕ ਦਸਤ ਬਰਦਾਸ਼ਤ _ਯਕ _ਪ੍ਯਾਲਹ _ਆਬ। 
ਬਨਿਜ਼ਦੇ ਸ਼ਹਿ ਆਮਦ ਚੁ _ਪਰਰਾ _ਉਕਾਬ। _੧੨੭। 
ਬਿਗੋਯਦ _ਕਿ _ਏ ਸ਼ਾਹਿ ਆਜ਼ਾਦ _ਮਰਦ। 

ਚਿਰਾ ਖ਼ੁਫ਼ਤਹ ਹਸਤੀ ਤੁ _ਦਰ ਖ਼ੂਨ _ਗਰਦ। _੧੨੮। 
ਹੁਮਾ ਜਾਨਜਾਨੀ _ਤੁਅਮ ਨੌਜਵਾਂ। 

ਬਦੀਦਨ _ਤੁਰਾ ਆਮਦਮ _ਈਜ਼ਮਾਂ। _੧੨੯। 
ਬਿਗੋਯਦ ਕਿ _ਏ ਬਾਨੂਏ _ਨੇਂਕ _ਬਖ਼ਤ। 

ਚਿਰਾਂ ਤੋ _ਬਿਯਾਮਦ _ਦਰੀਂ ਜਾਇ _ਸਖ਼ਤ। _੧੩0। 


ਹਿਕਾਇਤਾਂ 7੨੧ 


ਤੋਂ ਹਟਾਏ ਸੌਂਪ ਵਾਂਗ ਵਲ ਖਾਣ _ਲਗਾ।੧੨੨। 


(ਰਾਜ ਕੁਮਾਰੀ ਨੇ) ਚੌਥਾ ਤੀਰ ਮਾਰਿਆ ਤਾਂ (ਸੁਭਟ ਸਿੰਘ ਨੂੰ) ਸੁਰਤ ਭੁਲ ਗਈ। ਉਸ 
ਦਾ ਭਰਮ ਦੂਰ ਹੋ ਗਿਆ ਅਤੇ ਪ੍ਰਤਿਗਿਆ ਵੀ ਭੁਲ ਗਈ।੧੨੩। ਜਦ ਰਾਜ ਕੁਮਾਰੀ ਨੇ ਚੌਥਾ 
ਤੀਰ ਮਾਰਿਆ ਤਾਂ (ਸੁਭਟ ਸਿੰਘ ਦੀ) ਸ਼ਾਹ ਰਾਗ ਉਤੇ ਵਜਿਆ ਅਤੇ ਉਹ ਧਰਤੀ ਉਤੇ ਡਿਗ 
ਪਿਆ।੧੨੪। 


(ਰਾਜ ਕੁਮਾਰੀ ਨੇ) ਸਮਝ ਲਿਆ ਕਿ ਇਹ ਆਦਮੀ ਅੱਧਮੋਇਆ ਹੋ ਗਿਆ ਹੈ ਅਤੇ 
ਮਸਤ ਸ਼ੇਰ ਵਾਂਗ ਧਰਤੀ ਉਤੇ ਡਿਗ ਪਿਆ ਹੈ।੧੨੫। ਉਹ _ਰਾਜ ਕੁਮਾਰੀ ਰਥ ਤੋਂ ਉਤਰ ਕੇ 
ਧਰਤੀ ਉਤੇ ਆਈ ਅਤੇ ਪੁਤਲੀ ਵਾਂਗ ਚਲ _ਪਈ।੧੨੬। 


ਉਸ ਨੇ ਇਕ ਹੱਥ ਵਿਚ ਪਾਣੀ ਦਾ ਪਿਆਲਾ ਲਿਆ ਅਤੇ ਉਕਾਬ ਵਾਂਗ ਉਡ ਕੇ (ਭਾਵ 
ਪੂਰੀ ਤੇਜ਼ੀ ਨਾਲ) ਸ਼ਾਹ ਦੇ ਨੇੜੇ ਹੋ _ਗਈ।੧੨੭। ਉਸ ਨੇ ਆ ਕੇ ਕਿਹਾ ਕਿ ਐ ਸ਼ੂਰਵੀਰ 
ਅਤੇ ਅਦਭੁਤ ਬਾਦਸ਼ਾਹ! ਤੂੰ ਲਹੂ _ਅਤੇ ਘਟੇ ਵਿਚ ਕਿਉਂ ਸੁਤਾ ਪਿਆ ਹੈਂ।੧੨੮। 


ਹੇ ਜਵਾਂ ਮਰਦ! ਮੈਂ ਉਹੀ ਤੇਰੀ ਜਾਨ ਤੋਂ ਪਿਆਰੀ ਹਾਂ ਜੋ ਤੈਨੂੰ 
ਹਾਂ।੧੨੯। (ਸੁਭਟ ਸਿੰਘ ਨੇ) ਕਿਹਾ ਕਿ ਐ ਨੇਕ _ਬਖ਼ਤ! ਤੂੰ ਇਸ ਭਿਆਨਕ _ਸਥਾਨ ਉਤੇ 
ਕਿਉ ਆਈ ਹੈਂ।੧੩0। 


(ਮੈਂ ਇਸ ਲਈ ਆਈ ਹਾਂ ਕਿ) ਜੇ ਤੂੰ ਮਰ ਗਿਆ ਹੋਵੇਂ ਤਾਂ ਤੇਰੀ ਲੋਥ ਲੈ ਆਵਾਂ 
ਅਤੇ ਜੇ ਜੀਉਂਦਾ ਹੈਂ _ਤਾਂ ਪਰਮਾਤਮਾ ਦਾ ਧੰਨਵਾਦ ਕਰਾਂ।੧੩੧। ਉਸ (ਰਾਜ ਕੁਮਾਰੀ) ਦੇ ਬੋਲ 
(ਸੁਭਟ ਸਿੰਘ ਨੂੰ) ਚੰਗੇ ਲਗੇ ਅਤੇ ਕਹਿਣ ਲਗਿਆ--ਹੇ ਚਾਂਦੀ ਦੇ ਰੰਗ _ਵਾਲੇ ਸ਼ਰੀਰ ਵਾਲੀ 
ਇਸਤਰੀ!।੧੩੨। 

ਜੋ ਕੁਝ ਤੂੰ ਚਾਹੁੰਦੀ ਹੈਂ ਦਸ, ਤਾਂ ਜੋ ਤੈਨੂੰ ਦੇ ਦਿਆਂ। ਹੇ ਸ਼ੇਰ-ਦਿਲ ਇਸਤਰੀ! ਮੈਂ ਤੇਰਾ 
ਗ਼ੁਲਾਮ ਹਾਂ।੧੩੩। (ਰਾਜ ਕੁਮਾਰੀ ਨੇ ਉੱਤਰ ਦਿੱਤਾ--) ਹੇ ਜੰਗ ਵਰਗਾ ਕਠੋਰ ਕਰਮ _ਕਰਨ 
ਵਾਲੇ! ਤੂੰ ਮੇਰਾ ਸੁਆਮੀ (ਪਤੀ) ਬਣ ਕੇ _ ਮੈਨੂੰ _ਭਾਗਸ਼ਾਲੀ ਬਣਾ ਦੇ।੧੩੪। 


(ਸੁਭਟ ਸਿੰਘ ਨੇ) ਦੋਵੇਂ ਅੱਖਾਂ ਖੋਲ੍ਹੀਆਂ ਅਤੇ (ਪਛਤਾਵੇ ਵਜੋਂ) ਦੋਵੇਂ ਪੈਰ ਧਰਤੀ ਉਤੇ 
ਮਾਰੇ। ਫਿਰ ਪੁਰਾਤਨ ਬਾਦਸ਼ਾਹਾਂ ਵਾਲੀ ਰੀਤ ਨੂੰ _ਅਪਣਾਇਆ।੧੩੫। (ਸੁਭਟ ਸਿੰਘ ਨੂੰ ਉਸ ਨੇ) 
ਰਥ ਉਤੇ ਲੰਬਾ ਪਾ ਲਿਆ ਅਤੇ ਆਪਣੇ ਘਰ ਲੈ ਆਈ ਅਤੇ ਜ਼ਮਾਨੇ ਦੇ ਬਾਦਸ਼ਾਹਾਂ ਦੇ ਬਾਦਸ਼ਾਹ 
ਨੇ (ਖ਼ੁਸ਼ੀ ਵਿਚ) ਨਗਾਰੇ ਵਜਾ _ਦਿੱਤੇ।੧੩੬। 

ਜਦ (ਸੁਭਟ ਸਿੰਘ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ ਤਾਂ ਕਹਿਣ ਲਗਿਆ ਕਿ 
ਮੈਨੂੰ ਕਿਸ ਦੇ ਘਰ ਲਿਆ ਕੇ ਰਖਿਆ ਗਿਆ ਹੈ।੧੩੭। (ਰਾਜ ਕੁਮਾਰੀ ਨੇ) ਜਵਾਬ ਦਿੱਤਾ ਕਿ 
ਮੈਂ ਤੁਹਾਨੂੰ ਜੰਗ ਵਿਚ ਜਿਤ ਕੇ ਪ੍ਰਾਪਤ ਕੀਤਾ ਹੈ ਅਤੇ ਤੁਹਾਨੂੰ ਜੰਗ ਵਿਚ ਪਤੀ ਵਜੋਂ ਹਾਸਲ 
ਕੀਤਾ _ਹੈ।੧੩੮। 


੭ ਦੇ ਦੇ 


ਸੀ _ਦਸਮ-ਗ੍ਰੰਥ ਸਾਹਿਬ 


ਅਗਰ _ਮੁਰਦਹ _ਬਾਸ਼ੀ _ਦਿਯਾਰੇਮ _ਲਾਸ। 
ਵਗਰ ਜ਼ਿੰਦਹ _ਹਸਤੀ _ਬ__ਯਜ਼ਦਾਂ _ਸੁਪਾਸ। _੧੩੧। 
ਅਜ਼ਾਂ _ਗੁਫ਼ਤਨੀਹਾਂ ਖੁਸ਼ ਆਮਦ _ਸੁਖ਼ਨ। 
ਬਿਗੋਯਦ _ਕਿ _ਏ ਨਾਜ਼ਨੀ _ਸੀਮ _ਤਨ। _੧੩੨। 


ਹਰਾਂ ਕਸ ਕਿ ਖਾਹੀ _ਬਿਗੋ ਮਨ _ਦਿਹਮ। 

ਕਿ ਏ ਸ਼ੇਰ ਦਿਲ ਮਨ ਗੁਲਾਮੇ ਤੁਅਮ। ੧੩੩। 
ਖ਼ੁਦਾਵੰਦ ਬਾਸੀ ਤੁ _ਏ ਕਾਰ _ਸਖੁਤ। 

ਕਿ ਮਾਰਾ ਬ ਯਕ ਬਾਰ ਕੁਨ ਨੇਕ ਬਖਤ। _੧੩੪। 


ਬਿਜ਼ਦ ਪੁਸ਼ਤ ਪਾਓ _ਕੁਸ਼ਾਦਸ਼ _ਬ _ਚਸ਼ਮ। 
ਹਮਹ _ਰਵਸ਼ _ਸ਼ਾਹਾਨ _ਪੇਸ਼ੀਨ _ਰਸ਼ਮ। _੧੩੫। 
ਬਿਅਫ਼ਤਾਦ ਬਰ ਰਥ _ਬਿਆਵੁਰਦ ਜਾਂ। 
ਬਿਜ਼ਦ _ਨਉਬਤਸ਼ _ਸ਼ਾਹਿ ਸ਼ਾਹੇ _ਜ਼ਮਾਂ। _੧੩੬। 


ਬਹੋਸ਼ ਅੰਦਰ ਆਮਦ ਦੁ _ਚਸ਼ਮਸ਼ _ਕੁਸ਼ਾਦ। 
ਬਿਗੋਯਦ _ਕਿਰਾ ਜਾਇ ਮਾਰਾ _ਨਿਹਾਦ। _੧੩੭। 
ਬਿਗੋਯਦ _ਤੁਰਾ ਜ਼ਫ਼ਰ _ਜੰਗ _ਯਾਫ਼ਤਮ। 

ਬ ਕਾਰੇ ਸ਼ੁਮਾ ਕਤ ਖੁਦਾ _ਯਾਫ਼ਤਮ। _੧੩੮। 
ਹਰਾਂ ਕਸ ਤੁ ਗੋਈ ਕਿ ਬਬਰ ਮਨ ਕਬੂਲ। _੧੩੯। 
ਬਿਦਿਹ _ਸਾਕੀਯਾ _ਜਾਮ _ਫੇਰੋਜ਼ਹ ਫ਼ਾਮ। 

ਕਿ ਮਾ ਰਾ ਬ ਕਾਰ ਅਸਤ ਰੋਜ਼ੇ ਤਮਾਮ। ੧੪0। 


ਤੁ ਮਾਰਾ ਬਿਦਿਹ ਤਾ ਸ਼ਵਮ _ਤਾਜ਼ਹ _ਦਿਲ। 

ਕਿ _ਗੌਹਰ _ਬਿਆਰੇਮ _ਆਲੂਦਹ _ਗਿਲ। _੧੪੧। ੪। 
ਨ ੮7 ੮₹ €₹ 

ਤੁਈ ਰਹਿਨੁਮਾਓ ਤੁਈ ਦਿਲ ਕੁਸ਼ਾਇ। 

ਤੁਈ _ਦਸਤਗੀਰ ਅੰਦਰ _ਹਰ ਦੋ __ਸਰਾਇ। _੧। 

ਤੁਈ ਰਾਜ਼ ਰੋਜ਼ੀ ਦਿਹੋ _ਦਸਤਗੀਰ। 

ਕਰੀਮੇ _ਖਤਾ _ਬਖੁਸ਼ _ਦਾਨਸ਼ ਪਜ਼ੀਰ। ੨। 

ਹਿਕਾਯਤ _ਸ਼ੁਨੀਦਮ _ਯਕੇ _ਕਾਜ਼ੀਅਸ਼। 

ਕਿ ਬਰਤਰ ਨ __ਦੀਦਮ _ਕਜ਼ੋ _ਦੀਗਰਸ਼। _੩। 

ਯਕੇ _ਖ਼ਾਨਹ _ਓ _ਬਾਨੂਏ ਨਉਜਵਾਂ। 

ਕਿ ਕੁਰਬਾਂ ਸ਼ਵਦ _ਹਰਕਸੇ _ਨਾਜ਼ਦਾਂ। ੪। 


ਕਿ ਸ਼ੋਸਨ ਸਰੇ ਰਾ ਫ਼ਰੋ ਮੇਜ਼ਦਹ। 
ਗੁਲੇ ਲਾਲਹ ਰਾ ਦਾਗ਼ ਬਰ _ਦਿਲ ਸ਼ੁਦਹ। ੫। 
ਕਜ਼ਾਂ _ਸੂਰਤੇ ਮਾਹਿ ਰਾ _ਬੀਮ ਸ਼ੁਦ। 
ਰਸ਼ਕ _ਸ਼ੋਖ਼ਤਹ ਅਜ਼ _ਮਿਯਾਂ ਨੀਮ ਸ਼ੁਦ। ੬। 


ਹਿਕਾਇਤਾਂ 7੨੩ 


(ਸੁਭਟ ਸਿੰਘ) ਆਪਣੇ ਵਿਅਰਥ ਦੇ ਬੋਲਾਂ ਉਤੇ ਸ਼ਰਮਿੰਦਾ ਹੋਇਆ ਅਤੇ ਕਹਿਣ ਲਗਿਆ[ 
(ਹੇ ਰਾਜ ਕੁਮਾਰੀ!) ਤੂੰ ਜੋ ਕਹੇਂ, ਮੈਨੂੰ ਮਨਜ਼ੂਰ ਹੈ।੧੩੯। ਹੇ ਸਾਕੀ! ਤੂੰ ਮੈਨੂੰ ਹਰੇ ਰੰਗ 
(ਹਰਿਨਾਮ) (ਦਾ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਸਦਾ ਹੀ ਚਾਹੀਦਾ ਹੈ।੧੪0। 


ਤੂੰ ਮੈਨੂੰ (ਉਹ ਪਿਆਲਾ) ਦੇ ਕਿ ਮੇਰਾ ਦਿਲ ਤਾਜ਼ਾ ਹੋਵੇ ਅਤੇ (ਵਿਕਾਰਾਂ ਦੇ) ਚਿਕੜ 
ਵਿਚੋਂ (ਆਤਮਾ ਰੂਪੀ) ਮੋਤੀ ਨੂੰ ਕਢ _ਲਿਆਵਾਂ।੧੪੧।੪। 


ਦ €ਦ ੮੯ ਦੇ 
(ਹੇ ਪ੍ਰਭੂ!) ਤੂੰ ਹੀ ਰਾਹ ਦਸਣ ਵਾਲਾ ਹੈ, ਤੂੰ ਹੀ ਦਿਲ ਨੂੰ ਖੋਲਣ ਵਾਲਾ ਹੈੱ। ਤੂੰ ਹੀ 
ਦੋਹਾਂ ਲੋਕਾਂ ਵਿਚ ਹੱਥ ਫੜਨ _ਵਾਲਾ_ਹੈਂ।੧। ਤ? ਹੀ ਧਨ ਅਤੇ ਰੋਜ਼ੀ ਦੇਣ ਵਾਲਾ ਅਤੇ ਬਾਂਹ 
ਪਕੜਨ ਵਾਲਾ ਹੈਂ। ਤੂੰ ਕ੍ਰਿਪਾ ਕਰਨ _ਵਾਲਾ, ਖਿਮਾ ਕਰਨ _ਵਾਲਾ ਅਤੇ ਅੰਦਰ _ਦੀਆਂ _ਜਾਣਨ 


ਵਾਲਾ _ਹੈਂ।੨। 

ਮੈਂ ਇਕ ਕਾਜ਼ੀ ਬਾਰੇ ਕਹਾਣੀ ਸੁਣੀ ਹੈ ਕਿ ਉਸ ਤੋਂ ਚੰਗਾ ਹੋਰ ਕੋਈ ਨਹੀਂ _ਸੀ।੩। 
ਉਸ ਦੇ ਘਰ ਇਕ ਸੁੰਦਰ ਨੌਜਵਾਨ ਇਸਤਰੀ ਸੀ। ਹਾਵ-ਭਾਵ ਨੂੰ ਸਮਝਣ ਵਾਲਾ ਹਰ ਵਿਅਕਤੀ 
ਉਸ ਤੋਂ ਕੁਰਬਾਨ ਜਾਂਦਾ ਸੀ।੪। 


(ਉਸ ਨੂੰ ਵੇਖ ਕੇ) ਲਿਲੀ ਦਾ ਫੁਲ ਆਪਣਾ ਸਿਰ ਨੀਵਾਂ ਕਰ ਲੈਂਦਾ ਸੀ ਅਤੇ 
ਪੋਸਤ ਦੇ ਫੁਲ ਦੇ ਦਿਲ ਵਿਚ ਕਾਲਾ ਦਾਗ਼ ਪੈ ਜਾਂਦਾ ਸੀ।੫। ਉਸ ਦੀ ਸੂਰਤ ਨੂੰ ਵੇਖ 
ਕੇ ਚੰਦੂਮਾ ਨੂੰ ਵੀ ਡਰ ਲਗਦਾ _ਸੀ ਅਤੇ ਈਰਖਾ ਦੀ ਅੱਗ ਵਿਚ ਸੜ ਕੇ ਔਧਾ ਹੋ 


ਗਿਆ ਸੀ।੬। 
ਨੂੰ ਵੇਖ ਕੇ ਇਸ਼ਕ-ਪੇਚੇ ਦੀ ਵੇਲ ਵੀ ਤੜਪ ਉਠਦੀ ਸੀ।੭। ਜੇ ਕਰ ਉਹ ਆਪਣੇ ਮੂੰਹ ਨੂੰ 
ਦਰਿਆ ਦੇ ਪਾਣੀ ਵਿਚ ਧੋਂਦੀ ਸੀ, ਤਾਂ ਮੱਛੀਆਂ ਦੇ ਸਾਰੇ ਕੇਡੇ ਫੁਲਾਂ ਵਰਗੇ ਹੋ ਜਾਂਦੇ ਸਨ।੮। 


ਜੇ ਉਸ ਦੀ ਪਰਛਾਈ ਪਾਣੀ ਦੇ ਘੜੇ ਉਤੇ ਪੈ ਜਾਂਦੀ, ਤਾਂ ਉਹ ਨਸ਼ੀਲਾ ਹੋ_ ਜਾਂਦਾ। ਉਸ 
ਦਾ ਨਾਂ 'ਨਰਗਸੀ ਸ਼ਰਾਬ” ਪੈ_ਜਾਂਦਾ।੯। ਉਸ ਨੇ ਇਕ ਨੌਜਵਾਨ ਰਾਜੇ ਨੂੰ ਵੇਖਿਆ ਜੋ ਆਪਣੀ 
ਸੁੰਦਰਤਾ ਕਰ ਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਸੀ।੧0। 


ਉਸ ਨੇ ਕਿਹਾ ਹੇ ਨੇਕ ਭਾਗਾਂ ਵਾਲੇ ਰਾਜੇ ! ਤੂੰ ਮੈਨੂੰ _ਆਪਣੇ ਤਖ਼ਤ ਕੋਲ ਬੈਠਣ ਲਈ 
ਥਾਂ ਦੇ (ਅਰਥਾਤ--ਮੈਨੂੰ ਵਿਆਹ _ਲੈ)।੧੧। (ਰਾਜੇ ਨੇ ਉੱਤਰ _ਦਿੱਤਾ--) ਪਹਿਲਾਂ ਤੂੰ ਆਪਣੇ 
ਪਤੀ ਕਾਜ਼ੀ ਦਾ ਸਿਰ ਕਟ ਲਿਆ, ਉਸ ਪਿਛੋਂ ਮੇਰਾ ਇਹ ਘਰ ਤੇਰਾ ਹੋ _ਜਾਏਗਾ।੧੨। 


ਉਸ ਨੇ (ਰਾਜੇ ਦਾ ਇਹ ਬੋਲ) ਸੁਣ ਕੇ ਆਪਣੇ ਅੰਦਰ ਹੀ ਰਖਿਆ ਅਤੇ ਕਿਸੇ ਹੋਰ 
ਅਗੇ ਇਹ ਭੇਦ ਪ੍ਰਗਟ ਨ _ਕੀਤਾ।੧੩। ਜਦ ਉਸ ਨੇ ਆਪਣੇ ਪਤੀ ਨੂੰ ਮਿਠੀ (ਡੂੰਘੀ) ਨੀਂਦਰ 
ਵਿਚ ਸੁੱਤਾ ਵੇਖਿਆ ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਅਜਿਹੀ ਮਾਰੀ ਕਿ ਉਸ ਦਾ ਸਿਰ 


2੨੪ 


ਸੀ _ਦਸਮ-ਗ੍ਰੰਥ ਸਾਹਿਬ 


ਬਕਾਰ ਅਜ਼ ਸੂਏ _ਖ਼ਾਨਹ _ਬੇਰੂੰ _ਰਵਦ। 
ਬ ਦੋਸ਼ੇ ਜ਼ੁਲਫ਼ ਸ਼ੋਰ ਸੁੰਬਲ ਸ਼ਵਦ। ੭। 
ਗਰ _ਆਬੇ _ਬ _ਦਰੀਯਾ _ਬਸ਼ੋਯਦ ਰੁਖ਼ਸ਼। 
ਹਮਹ ਖਾਰ ਮਾਹੀ ਸ਼ਵਦ ਗੁਲ ਰੁਖਸ਼। ੮। 


ਬਖ਼ਮ _ਓ _ ਫ਼ਿਤਾਦਹ ਹੁਮਾ _ਸਾਯਹ _ਆਬ। 
ਜ਼ਿ ਮਸਤੀ ਸ਼ੁਦਹ ਨਾਮ _ਨਰਗਸ _ਸ਼ਰਾਬ। _੯। 
ਬਜੀਦਸ਼ _ਯਕੇ _ਰਾਜਹੇ _ਨਉਜਵਾਂ। 

ਕਿ ਹੁਸਨਲ ਜਮਾਲ _ਅਸਤੁ ਜ਼ਾਹਰ _ਜਹਾਂ। _੧0। 


ਬਗੁਫ਼ਤਾ ਕਿ _ਏ' ਰਾਜਹੇ ਨੇਕ _ਬਖੁਤ। 
ਤੁ ਮਾਰਾ ਬਿਦਿਹ ਜਾਇ ਨਜ਼ਦੀਕ _ਤਖ਼ਤ। _੧੧। 


ਨਖੂਸ਼ਤੀ ਸਰੇ ਕਾਜ਼ੀ ਆਵਰ ਤੁ _ਰਾਸਤ। 

ਵਜ਼ਾਂ ਪਸ ਕਿ ਈਂ ਖਾਨਹ ਮਾ ਅਜ਼ ਤੁਰਾਸਤੁ। _੧੨। 
ਸ਼ੁਨੀਦ ਈਂ ਸੁਖ਼ਨ ਰਾ ਦਿਲ ਅੰਦਰ _ਨਿਹਾਦ। 

ਨ ਰਾਜ਼ੇ ਦਿਗਰ ਪੇਸ਼ ਅਉਰਤ _ਕੁਸ਼ਾਦ। _੧੩। 

ਬ ਵਕਤੇ ਸ਼ੌਹਰ ਰਾ ਚੁ ਖੁਸ਼ ਖ਼ੁਫ਼ਤਹ _ਦੀਦ। 
ਬਿਜ਼ਦ ਤੇਗ਼ ਖ਼ੁਦ ਦਸਤ ਸਰ _ਓ ਬੁਰੀਦ। _੧੪। 


ਬੁਰੀਦਹ _ਸਰ _ਓਰਾ _ਰਵਾਂ ਜਾਇ _ਗਸ਼ਤ। 
ਦਰਾਂ ਜਾ _ਸਬਲ ਸਿੰਘ ਕਿ _ਬਿਨਸ਼ਸਤਹ _ਅਸਤ। _੧੫। 


ਬ _ਤਰਸੀਦ ਗੁਫ਼ਤਾਹ ਕਿ ਏ ਬਦ ਨਿਸ਼ਾਂ। ੧੯। 


ਕਿ ਮਾਰਾ _ਚਿਯਾਰੀ _ਅਜ਼ੀਂ ਕਾਰ _ਬੇਸ਼। _੨0। 


ਜ਼ਿ ਤੋ ਦੋਸਤੀ ਮਨ ਬ ਬਾਜ਼ ਆਮਦਮ। 

ਜ਼ਿ ਕਰਦਹ ਤੁ ਮਨ ਦਰ _ਨਿਯਾਜ਼ ਆਮਦਮ। _੨੧। 
ਜੂਨੀ ਬਦ ਤੁ ਕਰਦੀ ਖੁਦਾਵੰਦ ਕਾਰ। 

ਮਰਾ _ਕਰਦਹ _ਬਾਸ਼ੀ _ਚ਼ੁਨੀ _ਰੋਜ਼ਗਾਰ। _੨੨। 


ਹਿਕਾਇਤਾਂ ੭ ੨੫ 


ਕਟ ਦਿੱਤਾ।੧੪। 


ਉਸ ਦਾ ਸਿਰ ਕਟ ਕੇ ਉਧਰ ਵਲ (ਲ ਕੇ) ਚਲ ਪਈ ਜਿਥੇ ਉਸ ਦਾ ਪ੍ਰੀਤਮ ਸਬਲ 
ਸਿੰਘ ਬੈਠਾ ਹੋਇਆ ਸੀ।੧੫। ਕਹਿਣ ਲਗੀ--ਜਿਵੇਂ` ਤੁਸੀਂ ਮੈਨੂੰ ਕਿਹਾ ਸੀ, ਉਸੇ ਤਰ੍ਹਾਂ ਮੈਂ ਕਰ 
ਦਿੱਤਾ ਹੈ। ਮੈਂ (ਆਪਣੇ ਪਤੀ ਦਾ) ਸਿਰ ਕਟ ਕੇ ਤੁਹਾਡੇ ਸਾਹਮਣੇ ਲੈ ਆਂਦਾ ਹੈ।੧੬। 


ਜੇ ਤੂੰ ਚਾਹੇਂ ਤਾਂ ਮੈਂ ਆਪਣਾ ਸਿਰ ਵੀ ਕਟ ਦੇਵਾਂ ਕਿਉਂਕਿ ਮੈਂ ਦਿਲੋ-ਜਾਨ ਤੋਂ ਤੇਰੇ 
ਉਤੇ ਆਸ਼ਕ _ਹਾਂ।੧੭। (ਕਹਿਣ ਲਗੀ-- ਹੇ ਰਾਜਨ!) ਜੋ ਤੂੰ ਮੇਰੇ ਨਾਲ ਵਚਨ ਕੀਤਾ ਸੀ, ਅਜ 
ਰਾਤ ਪੂਰਾ ਕਰ ਦੇ। ਤੇਰੇ ਨੇਤਰਾਂ ਦੇ ਕਟਾਖ _ਨਾਲ ਮੇਰੀ ਜਾਨ _ਕੋਹੀ ਜਾ ਚੁਕੀ ਹੈ।੧੮। 


ਜਦ ਉਸ ਨੌਜਵਾਨ ਰਾਜੇ ਨੇ (ਕਾਜ਼ੀ ਦਾ ਕਟਿਆ ਹੋਇਆ) ਸਿਰ ਵੇਖਿਆ ਤਾਂ ਡਰ ਗਿਆ 
ਅਤੇ ਕਹਿਣ ਲਗਾ ਕਿ ਹੈ ਭੈੜੇ ਲੌਛਣਾਂ ਵਾਲੀਏ!।੧੯। ਜੇ ਤੂੰ ਆਪਣੇ ਪਤੀ ਨਾਲ ਅਜਿਹਾ ਮਾੜਾ 
ਕੰਮ ਕੀਤਾ ਹੈ, ਤਾਂ ਮੇਰੇ ਨਾਲ ਇਸ ਤੋਂ ਵੱਧ ਦੋਸਤੀ ਦਾ ਕੀ ਕੰਮ ਕਰੇਂਗੀ।੨0। 


ਮੈਂ ਤੇਰੀ ਦੋਸਤੀ ਤੋਂ ਬਾਜ਼ ਆਇਆ। ਤੇਰੇ ਇਸ ਕਾਰਨਾਮੇ ਕਰ ਕੇ ਮੈਂ ਤੇਰੀ ਕ੍ਰਿਪਾ 
ਚਾਹੁੰਦਾ ਹਾਂ।੨੧। ਤੂੰ ਜਦੋਂ ਆਪਣੇ ਪਤੀ ਨਾਲ ਅਜਿਹਾ ਮਾੜਾ ਕੰਮ ਕੀਤਾ, ਤਾਂ ਤੂੰ ਮੇਰੇ ਨਾਲ 
ਵੀ ਅਜਿਹਾ ਹੀ ਵਿਵਹਾਰ _ਕਰੇਂਗੀ।੨੨। 


(ਰਾਜੇ ਦੀ ਗੱਲ ਸੁਣ ਕੇ) ਉਸ ਨੇ ਆਪਣੇ ਹੱਥਾਂ ਵਿਚੋਂ ਉਹ ਸਿਰ ਉਥੇ ਹੀ ਸੁਟ ਦਿੱਤਾ 
ਅਤੇ ਆਪਣੇ ਦੋਵੇ' ਹੱਥ ਸਿਰ ਅਤੇ ਛਾਤੀ ਉਤੇ ਮਾਰੇ।੨੩। (ਰੋਂ ਕੇ ਕਹਿਣ 
ਲਗੀ--) ਤੂੰ ਮੈਨੂੰ ਪਿਠ ਦਿੱਤੀ ਹੈ, ਤੈਨੂੰ ਖੁਦਾ ਪਿਠ ਦੇਵੇਗਾ, ਜਿਸ ਦਿਨ ਮੌਲਾ ਇਨਸਾਫ਼ ਕਰਨ 
ਵਾਲਾ _ਹੋਵੇਗਾ।੨੪। 


ਉਸ ਨੇ ਸਿਰ ਉਥੇ ਹੀ ਸੁਟ ਦਿੱਤਾ ਅਤੇ ਮੁੜ ਕੇ ਘਰ ਆ ਗਈ ਅਤੇ ਕਾਜ਼ੀ ਦੀ ਲਾਸ਼ 
ਨਾਲ ਲੰਬੀ ਧੈ ਕੇ ਸੋਂ ਗਈ।੨੫। ਫਿਰ ਉਸ ਨੇ ਆਪਣੇ ਹੱਥਾਂ ਨਾਲ ਸਿਰ ਵਿਚ ਮਿਟੀ ਪਾ 
ਲਈ ਅਤੇ ਕਿਹਾ ਕਿ ਹੇ ਪਾਕ ਦੋਸਤੋ! ਉਠੋ।੨੬। 


ਕਿਸੇ ਭੈੜੇ ਬੰਦੇ ਨੇ ਇਹ ਮਾੜਾ ਕੰਮ ਕੀਤਾ ਹੈ ਕਿ ਇਕੋ ਹੀ ਦ੍ਰਿੜ੍ਹ ਵਾਰ ਨਾਲ ਕਾਜ਼ੀ 
ਮਾਰ ਦਿੱਤਾ ਹੈ।੨੭। ਜਿਸ ਰਸਤੇ ਉਤੇ ਲਹੂ ਦੇ ਨਿਸ਼ਾਨ ਪਏ ਸਨ, ਸਭ ਲੋਕ ਉਨ੍ਹਾਂ ਨਿਸ਼ਾਨਾਂ 
ਪਕੜ _ਕੇ ਉਧਰ ਨੂੰ ਤੁਰ ਪਏ।੨੮। 


02੧੨ ॥2੧੨ 


(ਉਸ ਨੇ) ਸਭ ਲੋਕਾਂ ਨੂੰ ਉਸ ਥਾਂ ਉਤੇ ਜਾ ਖੜਾ ਕੀਤਾ, ਜਿਥੇ ਕਾਜ਼ੀ ਦਾ ਸਿਰ ਸੁਟਿਆ 
ਹੋਇਆ ਸੀ।੨੯। ਸਭ ਇਸਤਰੀਆਂ ਅਤੇ ਮਰਦਾਂ ਨੇ ਜਾਣ ਲਿਆ ਕਿ ਇਸ ਰਾਜੇ ਨੇ ਉਸ ਦਾ 
ਕਤਲ ਕੀਤਾ ਹੈ।੩0। 


੭੨੬ 


ਸੀ _ਦਸਮ-ਗ੍ਰੰਥ ਸਾਹਿਬ 


ਬਿਅੰਦਾਖ਼ਤ ਸਰ ਰਾ ਦਰਾਂ ਜਾ ਜਿ ਦਸਤ। 
ਬਰੇ _ਸੀਨਹ _ਓ ਸਰ _ਬਿਜ਼ਦ ਹਰ ਦੁ ਦਸਤ। ੨੩। 
ਮਰਾ ਪੁਸ਼ਤ ਦਾਦੀ ਤੁਰਾ ਹਕ _ਦਿਹਦ। 
ਵਜ਼ਾਂ ਰੋਜ਼ ਮਉਲਾਇ ਕਾਜ਼ੀ _ਸ਼ਵਦ। _੨੪। 


ਬਿਅੰਦਾਖ਼ਤ ਸਰ _ਖ਼ਾਨਹ ਆਮਦ _ਬੁਬਾਜ਼। 
ਬਆਂ ਲਾਸ਼ _ਕਾਜ਼ੀ _ਬਖੁਸ਼ਪੀਦ _ਦਰਾਜ਼। _੨੫। 
ਬਿਅੰਦਾਖਤ ਬਰ ਸਰ ਜ਼ਿ ਖੁਦ ਦਸਤ ਖਾਕ। 
ਬਿਗੁਫ਼ਤਾ ਕਿ ਖੋਜ਼ੇਦ _ਯਾਰਾਨ _ਪਾਕ। _੨੬। 


ਕਿ ਬਦਕਾਰ ਕਰਦ ਈਂ _ਕਸੇ ਸ਼ੋਰ _ਬਖ਼ਤ। 
ਕਿ ਕਾਜ਼ੀ ਬ ਜਾਂ ਕੁਸ਼ਤ ਯਕ ਜ਼ਖਮ _ਸਖਤ। _੨੭। 
ਬ ਹਰ ਜਾ ਕਿ ਯਾਬੇਂਦ ਖੂੰਨਸ਼ ਨਿਸ਼ਾਂ। 
ਹੁਮਾ ਰਾਹ _ਗੀਰੈਦ _ਹਮਹ _ਮਰਦੁਮਾਂ। ੨੮। 


ਬ ਆਂ ਜਾ ਜਹਾਂ ਖਲਕ ਇਸਤਾਦਹ _ਕਰਦ। 
ਬਜਾਏ ਕਿ ਸਰ ਕਾਜ਼ੀ ਅਫ਼ਤਾਦਹ _ਕਰਦ। _੨੯। 
ਬਿਦਾਨਿਸ਼ਤ _ਹਮਹ _ ਔਰਤੋਂ _ਮਰਦੁਮਾਂ। 

ਕਿ ਈਂ ਰਾ ਬ ਕੁਸ਼ਤ ਅਸਤ ਰਾਜਹ ਹੁਮਾਂ। ੩0। 


ਗਿਰਫ਼ਤੋਦ _ਓ ਰਾ ਬੁਬਸਤੋਦ _ਸਖਤ। 

ਕਿ ਜਾਏ ਜਹਾਂਗੀਰ _ਬਿਨਸ਼ਸਤਹ _ਤਖਤ। _੩੧। 
ਬਿ ਗੁਫ਼ਤੰਦ ਕਿ ਈਂ ਰਾ ਹਵਾਲਹ _ਕੁਨਦ। 
ਬ ਦਿਲ ਹਰਚਿ _ਦਾਰਦ _ਸਜ਼ਾਯਸ਼ ਦਿਹਦ। _੩੨। 


ਬਿ ਫ਼ਰਮੂਦ ਜੱਲਾਦ _ਰਾ_ ਸ਼ੋਰ _ਬਖਤ। 

ਕਿ ਈਂ ਸਰ ਜੁਦਾ ਕੁਨ ਬ _ਯਕ ਜ਼ਖ਼ਮ _ਸਖਤ। _੩੩। 
ਚੁ ਸ਼ਮਸ਼ੇਰ ਰਾ ਦੀਦ ਆਂ ਨੌਜਵਾਂ। 

ਬ _ਲਰਜ਼ਹ _ਦਰਾਮਦ ਚੁ ਸਰਵੇ _ਗਿਰਾਂ। _੩੪। 


ਬਗੁਫ਼ਤਾ ਕਿ ਮਨ ਕਾਰ ਬਦ _ਕਰਦਹਅਮ। 
ਬ ਕਾਰੇ ਸ਼ੁਮਾਂ ਤਉਰ ਖੁਦ ਕਰਦਹਅਮ। _੩੫। 
ਨਮੂਦਹ _ਇਸ਼ਾਰਤ _ਬਿ ਚਸ਼ਮੇ _ਬਿਆਂ। 

ਕਿ _ਏ ਬਾਨੂਏ _ਸਰਵਰੇ _ਬਾਨੂਆਂ। _੩੬। 
ਬਹੁਕਮੇ _ਸ਼ੁਮਾ ਮਨ ਖ਼ਤਾ _ਕਰਦਹਅਮ। 

ਕਿ ਕਾਰ ਈਂ ਬਥੇ _ਮਸਲਹਤ _ਕਰਦਹਅਮ। _੩੭। 


ਖੁਲਾਸਮ _ਬਿਦਿਹ _ਅਹਦ _ਕਰਦਮ _ਕਬੂਲ। 
ਕਿ _ਅਹਿਦੇ ਖੁਦਾ ਅਸਤ _ਕਸਮੇ _ਰਸੂਲ। _੩੮। 


ਹਿਕਾਇਤਾਂ ੭੨2 


ਲੋਕਾਂ ਨੇ ਉਸ ਰਾਜੇ ਨੂੰ ਪਕੜ ਕੇ ਬੰਨ੍ਹ _ਲਿਆ। ਜਿਥੇ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ 
ਬੈਠਾ ਸੀ, ਉਥੇ ਲੈ ਗਏ।੩੧। (ਬਾਦਸ਼ਾਹ ਨੇ _ਕਿਹਾ--) ਇਸ ਆਦਮੀ ਨੂੰ ਇਸ ਔਰਤ ਦੇ 
ਹਵਾਲੇ ਕਰ ਦਿਓ। ਇਸ ਦਾ ਜੋ ਦਿਲ ਚਾਹੇ, ਸਜ਼ਾ ਦੇਵੇ।੩੨। 


(ਇਸਤਰੀ ਨੇ) ਜਲਾਦ ਨੂੰ ਫ਼ਰਮਾਇਆ ਕਿ ਇਕ ਸਖ਼ਤ ਵਾਰ ਨਾਲ ਇਸ ਮੰਦਭਾਗੇ ਦਾ 
ਸਿਰ ਵਖਰਾ ਕਰ ਦੇ।੩੩। ਜਦ ਉਸ ਨੌਜਵਾਨ ਨੇ ਤਲਵਾਰ ਨੂੰ ਵੇਖਿਆ ਤਾਂ ਸਰੂ ਦੇ ਵੱਡੇ ਬ੍ਰਿਛ 
ਵਾਂਗ ਕੰਬਣ ਲਗ _ਗਿਆ।੩੪। 


(ਰਾਜੇ ਨੇ) ਕਿਹਾ ਕਿ ਮੈਂ ਮਾੜਾ ਕੰਮ ਕੀਤਾ ਹੈ ਜੋ ਮੈਂ ਤੇਰੇ ਕੰਮ ਵਿਚ ਆਪਣਾ ਬਚਨ 
ਨਹੀਂ ਨਿਭਾਇਆ ਹੈ।੩੫। ਫਿਰ ਉਸ ਨੇ ਔਖ ਨਾਲ ਇਸ਼ਾਰਾ ਕੀਤਾ ਕਿ _ਐ ਇਸਤਰੀਆਂ ਦੀ 
ਸਿਰਤਾਜ!।੩੬। 


ਮੈਂ ਤੇਰੇ ਹੁਕਮ ਨੂੰ ਨ ਮੰਨ ਕੇ ਖਤਾ ਕੀਤੀ ਹੈ। ਮੈਂ ਇਹ ਕੰਮ ਬਿਨਾ ਸੋਚੇ ਸਮਝੇ ਕੀਤਾ 
ਹੈ।੩੭। ਮੈਨੂੰ ਇਨ੍ਹਾਂ (ਜਲਾਦਾਂ) ਤੋਂ _ਖ਼ਲਾਸ ਕਰਾ। ਮੈਂ _ ਤੇਰਾ ਬਚਨ ਮੰਨਦਾ ਹਾਂ। ਮੈਨੂੰ ਖੁਦਾ ਦੀ 
ਕਸਮ ਅਤੇ ਰਸੂਲ ਦੀ _ਸੌਂਹ।੩੮। 


ਮੈਂ ਗ਼ਲਤੀ ਕੀਤੀ ਹੈ, ਮੈਨੂੰ ਬਖਸ਼ ਦੇ। ਹੇ ਪ੍ਰਾਣ-ਪਿਆਰੀ! ਮੈਂ_ਤੇਰਾ ਗ਼ੁਲਾਮ ਹਾਂ।੩੯। 
(ਔਰਤ ਰਾਜੇ ਦੇ ਇਸ਼ਾਰੇ ਨੂੰ ਸਮਝ ਕੇ) ਕਹਿਣ ਲਗੀ ਕਿ ਜੇ ਅਜਿਹੇ ਪੰਜ ਸੋ ਰਾਜੇ ਵੀ ਮਾਰ 
ਦਿਆਂ, ਤਾਂ ਵੀ ਮੇਰਾ ਕਾਜ਼ੀ ਜ਼ਿੰਦਾ ਨਹੀਂ ਹੋ __ਸਕਦਾ।੪0। 


ਉਹ (ਕਾਜ਼ੀ) ਤਾਂ ਮਰ ਹੀ ਗਿਆ, ਇਸ ਨੂੰ ਕਿਸ ਲਈ ਮਾਰਾਂ। ਇਸ ਦੇ ਖ਼ੂਨ ਦਾ ਭਾਰ 
ਮੈਂ ਆਪਣੇ ਸਿਰ ਉਤੇ ਕਿਉਂ ਲਵਾਂ।੪੧। ਚੰਗਾ ਤਾਂ ਇਹ ਹੈ ਕਿ ਇਸ ਨੂੰ ਖਲਾਸ ਕਰ ਦਿਆਂ 
ਅਤੇ ਆਪ ਰੱਬ ਦੇ ਪਵਿਤ੍ਰ ਘਰ ਕਾਬੇ ਵਲ ਚਲੀ _ਜਾਵਾਂ।੪੨। 


(ਉਸ ਔਰਤ ਨੇ) ਇਹ ਗੌਲ ਕਹਿ ਕੇ ਰਾਜੇ ਨੂੰ ਮੁਕਤ ਕਰ ਦਿੱਤਾ ਐਤ ਆਪਣੇ ਘਰ 
ਆ ਕੇ ਉਸ ਨੇ ਖ਼ਾਸ ਖ਼ਾਸ ਸਾਮਾਨ ਇਕੱਠਾ ਕਰ ਲਿਆ।੪੩। ਉਸ ਨੇ ਸਾਮਾਨ ਬੰਨ੍ਹ _ਲਿਆ 
ਅਤੇ ਚਲਣ ਦੀ ਤਿਆਰੀ ਕਰ _ਲਈ। _(ਕਹਿਣ _ਲਗੀ--) ਰੱਬ ਮੇਰੀ ਕਾਮਨਾ ਪੂਰੀ ਕਰੇ।੪੪। 


ਖੇਦ ਹੈ ਕਿ ਮੈਂ ਆਪਣੇ ਭਾਈਚਾਰੇ ਤੋਂ ਵਿਛੜ ਰਹੀ ਹਾਂ। ਜੇ ਜੀਉਂਦੀ ਰਹੀ, ਤਾਂ ਫਿਰ 
ਪਰਤ _ਆਵਾਂਗੀ।੪੫। ਗਹਿਣੇ, ਨਕਦ ਧਨ ਅਤੇ ਹੋਰ ਸਾਰੀਆਂ ਜਿਨਸਾਂ ਬੰਨ੍ਹ ਲਈਆਂ ਅਤੇ ਰੌਬ 


੭੨੮ 


ਸੀ _ਦਸਮ-ਗ੍ਰੰਥ ਸਾਹਿਬ 


ਗੁਨਹ ਬਖ਼ਸ਼ ਤੋਂ ਮਨ _ਖ਼ਤਾ _ਕਰਦਹਅਮ। 

ਕਿ ਏ ਜਿਗਰ ਜਾਂ ਮਨ ਗੁਲਾਮੇ ਤੁਅਮ। ੩੯। 
ਬ ਗੁਫ਼ਤਾ ਗਰ _ਈ'_ਰਾਜਹ _ਪਾਂ ਸਦ ਕੁਸ਼ਮ। 
ਨ ਕਾਜ਼ੀ ਮਰਾ _ਜ਼ਿੰਦਹ ਦਸਤ _ਆਮਦਮ। _80। 


ਕਿ ਓ ਕੁਸ਼ਤਹ ਗਸ਼ਤਹ _ਚਰਾ ਈਂ ਕੁਸ਼ਮ। 
ਕਿ ਖੂਨੇ _ਅਜ਼ੀਂ ਬਰ _ਸਰੇ ਖ਼ੁਦ _ਕੁਨਮ। _੪੧। 
ਚਿ ਖੁਸ਼ਤਰ ਕਿ _ਈਂ' ਰਾ ਖ਼ਲਾਸੀ _ਦਿਹਮ। 
ਵ ਮਨ ਹਜ਼ਰਤੇ _ਕਾਬਹ _ਔਲਹ _ਰਵਮ। _੪੨। 


ਬਗੁਫ਼ਤ ਈਂ ਸੁਖਨ _ਰਾਵ _ਕਰਦਸ਼ _ਖ਼ਲਾਸ। 
ਬ ਖਾਨਹ ਖੁਦ ਆਮਦ _ਜਮੈ ਕਰਦ ਖ਼ਾਸ। ੪੩। 
ਬੁਬਸਤੌਦ _ਬਾਰੋ__ਤਯਾਰੀ _ਕੁਨਦ। 

ਕਿ ਏਜ਼ਦ ਮਰਾ _ਕਾਮਗਾਰੀ _ਦਿਹਦ। ੪੪। 


ਦਰੇਗ਼ ਅਜ਼ ਕਬਾਯਲ ਜੁਦਾ ਮੇ _ਸ਼ਵਮ। 
ਅਗਰ _ਜ਼ਿੰਦਹ _ਬਾਸ਼ਮ _ਬਬਾਜ਼ ਆਮਦਮ। _੪੫। 
ਮਤਾਏ ਨਕਦ _ਜਿਨਸ _ਰਾ ਬਾਰ _ਬਸਤ। 
ਰਵਾਨਹ ਸੂਏ _ਕਾਬਹ _ਤਔਲਹ _ਸ਼ੁਦ _ਅਸਤ। _੪੬। 


ਚੁ ਬੇਰੂ ਬਰਾਮਦ ਦੁ ਸੇ ਮੌਜ਼ਲਸ਼। 
ਬਯਾਦ _ਆਮਦਹ _ਖ਼ਾਨਹ ਜ਼ਾ _ਦੋਸਤਸ਼। _8੭। 


ਬੁਬਾਜ਼ ਆਮਦਹ ਨੀਮ _ਸ਼ਬ _ਖਾਨਹ ਆਂ। 
ਚਿ _ਨਿਆਮਤ _ਅਜ਼ੀਮੋ _ਚਿ _ਦਉਲਤ _ਗਿਰਾਂ। _੪੮। 


ਬਿਦਾਨਿਸਤ ਆਲਮ _ਕੁਜ਼ਾਂ ਜਾਇ ਗਸ਼ਤ। 


ਚਿ ਦਾਨਦ ਕਿ ਕਸ ਹਾਲ ਬਰ ਸਰ ਗੁਜ਼ਸ਼ਤ। ੪੯। 


ਬਿਦਿਹ _ਸਾਕੀਯਾ _ਪ੍ਯਾਲਹ ਫ਼ੇਰੋਜ਼ _ਫ਼ਾਮ। 
ਕਿ ਮਾਰਾ ਬਕਾਰ ਅਸਤ _ਦਰ _ਵਕਤ _ਤੁਆਮ। _੫0। 


ਬਮਨ _ਦਿਹ ਕਿ ਖੁਸ਼ਤਰ _ਦਿਮਾਗ਼ੇ _ਕੁਨਮ। 
ਕਿ ਰੌਸ਼ਨ ਤਬੈ ਚੂੰ _ਚਰਾਗੇ _ਕੁਨਮ। _੫੧। ੫। 


ਦ 'ਦ₹ ੮€ ਦ₹ 
ਖ਼ੁਦਾਵੰਦ ਬਖ਼ਸ਼ਿੰਦਹੇ ਦਿਲ ਕੁਸ਼ਾਇ। 
ਰਜ਼ਾ _ਬਖੁਸ਼ _ਰੋਜ਼ੀ _ਦਿਹੋ _ਰਹਿਨੁਮਾਇ। _੧। 
ਨ ਫ਼ਉਜੋ ਨ ਫ਼ਰਸ਼ੋ ਨ ਫ਼ਰਰੋ ਨ ਫ਼ੂਰ। 
ਖ਼ੁਦਾਵੰਦ _ਬਖਸ਼ਿੰਦਹ ਜ਼ਾਹਰ _ਜ਼ਹੂਰ। _੨। 


ਹਿਕਾਇਤਾਂ ੭੨੯ 


ਦੇ ਘਰ ਕਾਬੇ ਵਲ ਤੁਰ ਪਈ।੪੬। 


ਜਦ ਉਹ ਦੋ ਤਿੰਨ ਮੰਜ਼ਲਾਂ (ਪੜਾਓ) ਬਾਹਰ ਆ ਗਈ, ਤਾਂ ਉਸ ਨੂੰ ਯਾਰ ਦੇ ਘਰ ਦੀ 
ਯਾਦ ਆਈ।੪੭। ਉਹ ਔਧੀ ਰਾਤ ਨੂੰ ਉਸ ਦੇ ਘਰ ਵਲ ਪਰਤ ਆਈ ਅਤੇ ਬਹੁਤ ਸਾਰੀਆਂ 
ਮਹਿੰਗੀਆਂ ਨਿਆਮਤਾਂ ਅਤੇ ਵੱਡੀਆਂ ਦੌਲਤਾ ਨਾਲ ਲੈ ਆਈ।੪੮। 


ਦੁਨੀਆ ਦੇ ਲੋਕਾਂ ਨੂੰ ਕੀ ਪਤਾ ਕਿ ਉਹ ਕਿਥੇ ਗਈ ਹੈ। ਉਹ ਕੀ ਜਾਣਦੇ ਹਨ ਕਿ 
ਉਸ ਦੇ ਸਿਰ ਉਤੇ ਕੀ ਬੀਤ ਰਹੀ _ਹੈ।੪੯। ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ 
ਪਿਆਲਾ ਦੇ ਜੋ ਮੈਨੂੰ ਆਤਮਿਕ ਖੁਰਾਕ ਲਈ ਚਾਹੀਦਾ _ਹੈ।੫0। 


ਇਹ ਪਿਆਲਾ ਮੈਨੂੰ ਬਖ਼ਸ਼ ਕਿ ਮੈਂ ਚੰਗਾ _ਸੋਚ ਸਕਾਂ ਅਤੇ ਮੇਰਾ ਮਨ ਦੀਵੇ ਵਾਂਗ 
ਪੁਕਾਸ਼ਿਤ ਕੀਤਾ ਜਾ _ਸਕੇ।੫੧।੫। 


ਨ 7 ੮₹ ੮₹ 
ਖ਼ੁਦਾ ਬਖਸ਼ਣ ਵਾਲਾ ਹੈ, ਦਿਲ (ਦੀਆਂ ਗੁੰਝਲਾਂ) ਨੂੰ ਖੋਲ੍ਹਣ ਵਾਲਾ ਹੈ। ਰਜ਼ਾ _(ਖ਼ੁਸ਼ੀਆਂ) 
ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ ਅਤੇ ਪਥ-ਪ੍ਰਦਰਸ਼ਨ ਕਰਨ ਵਾਲਾ ਹੈ।੧। ਉਸ ਪਾਸ ਨ ਫ਼ੌਜ 


ਹੈ, ਨ ਗ਼ਲੀਚੇ ਹਨ, ਨ ਪਦਾਰਥ _ਹਨ ਅਤੇ ਨ ਹੀ ਨੌਕਰ। ਉਹ ਪਰਮਾਤਮਾ _ਬਖ਼ਸ਼ਣ ਵਾਲਾ 
ਅਤੇ (ਸਾਰੇ) ਸੰਸਾਰ ਵਿਚ ਪੁਗਟ _ਹੈ।੨। 


ਅਸੀਂ ਇਕ ਵਜ਼ੀਰ ਦੀ ਪੁੱਤਰੀ ਦੀ ਕਹਾਣੀ ਸੁਣੀ ਹੈ ਜੋ ਬਹੁਤ ਹੁਸੀਨ ਅਤੇ ਅਕਲਮੰਦ 
ਸੀ।੩। ਉਸ ਦਾ ਬਾਦਸ਼ਾਹ ਕੇਸਰ” ਸੀ। ਉਸ ਦੇ ਸਿਰ ਉਤੇ ਰੂਮੀ ਟੋਪ ਸੀ, ਉਹ ਤੇਜ ਵਜੋਂ 
ਸੂਰਜ ਵਰਗਾ ਸੀ ਅਤੇ ਪ੍ਰਕਾਸ਼ ਵਿਚ ਚੰਦ੍ਰਮਾ ਦੇ ਸਮਾਨ ਸੀ।੪। 


ਇਕ ਦਿਨ ਚਾਨਣਾ ਹੋਣ ਤੇ (ਉਹ) ਸ਼ਿਕਾਰ ਲਈ ਨਿਕਲ _ਪਿਆ। ਉਸ ਨਾਲ ਬਹੁਤ 
ਸਾਰੇ ਚਿਤਰੇ, ਬਾਜ਼ ਅਤੇ _ਬਹਿਰੀ (ਸ਼ਿਕਾਰੀ ਪੰਛੀ) ਸਨ।੫। ਉਹ ਜੰਗਲ ਵਿਚ ਸ਼ਿਕਾਰ ਖੇਡਣ 
ਵਾਲੀ ਥਾਂ ਉਤੇ ਆਇਆ। ਉਸ ਨੇ ਬਹੁਤ ਸਾਰੇ _ਬਾਰਾਸਿੰਗੇ, ਹਿਰਨ ਅਤੇ ਸ਼ੇਰ ਮਾਰੇ।੬। 


ਇਸੇ ਦੌਰਾਨ ਉਥੇ ਇਕ ਪੱਛਮ ਦਾ ਬਾਦਸ਼ਾਹ ਆ ਗਿਆ। ਉਹ ਬਹੁਤ ਦਲੇਰ ਸੀ, ਉਸ 
ਦੀ ਜੋਤਿ ਚੰਦੂਮਾ ਵਰਗੀ ਸੀ ਅਤੇ ਗਰਜ ਸ਼ੇਰ _ਵਰਗੀ _ਸੀ।੭। ਉਹ ਦੋਵੇਂ ਬਾਦਸ਼ਾਹ ਇਕ 
ਭਿਆਨਕ ਸਥਾਨ ਉਤੇ ਆ ਪਹੁੰਚੇ। ਨੇਕ _ਸਿਤਾਰੇ ਵਾਲੇ ਦੀ ਹੀ ਇਸ ਵੇਲੇ ਤਲਵਾਰ ਯਾਰੀ 
ਪਾਲਦੀ ਹੈ।੮। 


(ਵੇਖੀਏ) ਅਜ ਦਾ ਭਾਗਸ਼ਾਲੀ ਦਿਨ ਕਿਸ ਦੀ ਸਹਾਇਤਾ ਕਰਦਾ ਹੈ ਅਤੇ ਪਰਮਾਤਮਾ ਕਿਸ 
ਨੂੰ ਸਫਲਤਾ ਬਖ਼ਸ਼ਦਾ ਹੈ।੯। ਉਹ ਦੋਵੇਂ ਬਾਦਸ਼ਾਹ ਕ੍ਰਿਆਸ਼ੀਲ ਹੋ ਗਏ ਜਿਵੇਂ ਦੋ ਸ਼ੇਰ ਇਕ 
ਹਿਰਨ ਉਤੇ ਟੁਟ ਪੈਂਦੇ ਹਨ।੧0। 


੭੩0 


ਸੀ _ਦਸਮ-ਗ੍ਰੰਥ ਸਾਹਿਬ 


ਹਿਕਾਯਤ ਸ਼ੁਨੀਦੇਮ ਦੁਖ਼ਤਰ _ਵਜ਼ੀਰ। 
ਕਿ ਹੁਸਨਲ ਜਮਾਲ ਅਸਤ ਰੌਸ਼ਨ _ਜ਼ਮੀਰ। _੩। 
ਵਜਾਂ _ਕੈਸਰੋ _ਸ਼ਾਹਿ ਰੂਮੀ _ਕੁਲਾਹ। 
ਦਰਖ਼ਸ਼ਿੰਦਹ ਸ਼ਮਸ਼ੋ ਚੁ __ਰਖ਼ਸਿੰਦਹ _ਮਾਹ। _੪। 


ਯਕੇ ਰੋਜ਼ ਰੌਸ਼ਨ _ਬਰਾਮਦ _ਸ਼ਿਕਾਰ। 
ਹਮਹ ਯੂਜ਼ ਅਜ਼ ਬਾਜ਼ ਵ _ਬਹਰੀ ਹਜ਼ਾਰ। _੫। 
ਬ ਪਹਿਨ ਅੰਦਰ ਆਮਦ _ਬਨਖ਼ਜ਼ੀਰ _ਗਾਹ। 
ਬਿਜ਼ਦ ਗੋਰ _ਆਹੂ ਬਸੇ ਸ਼ੇਰ ਸ਼ਾਹ। ੬। 


ਦਿਗਰ ਸ਼ਾਹ _ਮਗਰਬ _ਦਰਆਮਦ _ਦਲੇਰ। 
ਚੁ ਰਖ਼ਸ਼ਿੰਦਹ ਮਾਹੋਂ ਚੁ _ਗ਼ੁਰਰਿੰਦਹ ਸ਼ੇਰ _੭। 
ਦੁ ਸ਼ਾਹੇ ਦਰਾਮਦ ਯਕੇ ਜਾਇ _ਸਖੁਤ। 

ਕਿਰਾ ਤੇਗ਼ ਯਾਰੀ ਦਿਹਦ ਨੋਕ _ਬਖ੍ਤ। _੮। 


ਕਿਰਾ ਰੋਜ਼ ਇਕਬਾਲ ਯਾਰੀ _ਦਿਹਦ। 

ਕਿ ਯਜ਼ਦਾਂ _ਕਿਰਾ _ਕਾਮਗਾਰੀ _ਦਿਹਦ। _੯। 
ਬਜੁਬਸ਼ _ਦਰਾਮਦ ਦੁ ਸ਼ਾਹੇ _ਦਲੇਰ। 

ਕਿ ਬਰ ਆਹੂਏ ਯਕ _ਬਰਾਮਦ ਦੁ _ਸ਼ੇਰ। _੧0। 


ਬਗੁਰਰੀਦਨ ਆਮਦ ਦੁ _ਅਬਰੇ _ਸਿਯਾਹ। 
ਸਨਾਨੇ _ਬਿਯੰਦਾਖ਼ਤ ਨੇਜ਼ਹ _ਚੁ__ਕਾਹ। _੧੧। 
ਚੂਨਾ ਤੀਰ _ਬਾਰਾਨ _ਪੌਰਰਾ ਸ਼ੁਦਹ। 

ਜ਼ਿਮੀਂ ਆਸਮਾਂ ਪੁਰ ਆਂ ਜ਼ਿਕਰਸ਼ _ਸ਼ੁਦਹ। _੧੨। 


ਚਕਾ ਚਾਕ _ਬਰਖਾਸਤ _ਨੌਕੇ _ਸਿਨਾਂ। 
ਯਕੇ _ਰੁਸਤ ਖੇਜ਼ ਅਜ਼ ਬਰਾਮਦ ਜਹਾਂ। _੧੩। 
ਚੁ ਸੂਰੇ _ਸਰਾਫ਼ੀਲ ਦਮ _ਮੇਜ਼ਦਹ। 
ਕਿ ਰੋਜ਼ੇ _ਕਿਯਾਮਤ _ਬਹਮ _ਮੇਜ਼ਦਹ। _੧੪। 


ਗੁਰੇਜ਼ਸ਼ ਦਰਾਮਦ _ਬ ਅਰਬੀ _ਸਿਪਾਹ। 

ਬ _ਗ਼ਾਲਬ _ਦਰਾਮਦ ਹੁਮਾਂ ਗਰਬ _ਸ਼ਾਹ। _੧੫। 
ਕਿ _ਤਨਹਾ ਬਿਮਾਂਦ ਅਸਤ ਸ਼ਾਹੇ ਅਰਬ। 
ਵਕੜੇ ਚੁ _ਪੇਸ਼ੀਨ ਸ਼ਮਸ਼ ਚੂੰ _ਗਰਬ। _੧੬। 


ਤਾਬਸ਼ ਨੁਮਨਦ _ਸ਼ਵਦ _ਦਸਤਗੀਰ। 
ਦੁਜ਼ਦੇ ਸ਼ਵਦ ਵਕਤ ਸ਼ਬ ਰਾ ਅਸੀਰ। _੧੭। 
ਬਸਤੋਦ _ਬੁਰਦੈਦ ਸ਼ਹਿ ਨਿਜ਼ਦ ਸ਼ਾਹ। 
ਮਾਹ _ਅਫ਼ਕਨੋ ਹਮ ਚੁ _ਬੁਰਦੇਦ ਮਾਹ। _੧੮। 


(੧1 । ।6| ।6] 04 


ਹਿਕਾਇਤਾਂ 7੩੧ 


ਕਾਲੇ ਬਦਲਾਂ ਵਾਂਗ ਉਹ _ਗਜ ਰਹੇ ਸਨ। ਉਹ _ਕਾਹੀ (ਘਾਹ) ਦੀਆਂ ਨੋਕਾਂ ਵਾਂਗ ਭਾਲੇ 
ਸੁਟਦੇ ਸਨ।੧੧। ਉਡਣ ਵਾਲੇ ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਸੀ, ਮਾਨੋ ਜ਼ਮੀਨ ਤੋਂ 
ਆਸਮਾਨ ਤਕ (ਸਾਰਾ _ਖਗੋਲ) ਗਿਰਝਾਂ ਨਾਲ _ਭਰ ਗਿਆ ਹੋਵੇ।੧੨। 


ਬਰਛਿਆਂ ਦੀਆਂ ਨੌਕਾਂ ਦੇ ਵਜਣ ਨਾਲ ਖਚ ਖਚ ਦੀ ਆਵਾਜ਼ ਆਉਂਦੀ ਸੀ। ਮਾਨੋ ਸੰਸਾਰ 
ਵਿਚ ਪਰਲੋ ਆ ਗਈ ਹੋਵੇ।੧੩। ਦੋਵੇਂ ਸੂਰਮੇ ਇਸਰਾਫ਼ੀਲ ਫਰਿਸ਼ਤੇ ਦੇ (ਕਿਆਮਤ ਵਾਲੇ ਦਿਨ 
ਦੀ) ਫੂਕ _ਮਾਰਨ ਵਾਂਗ _ਲਲਕਾਰ _ਰਹੇ _ਸਨ। ਦੋਵੇਂ ਕਿਆਮਤ ਦੇ ਦਿਨ ਵਾਂਗ ਟਕਰਾ ਰਹੇ 
ਸਨ।੧੪। 


ਅਰਬ ਦੇਸ਼ ਦੀ ਫ਼ੌਜ ਵਿਚ ਭਾਜੜ ਮਚ ਗਈ ਅਤੇ ਪੌਛਮ ਦਾ ਬਾਦਸ਼ਾਹ ਜਿਤ ਗਿਆ।੧੫। 
ਅਰਬ _ਦਾ ਬਾਦਸ਼ਾਹ _ਇਕਲਾ ਰਹਿ _ਗਿਆ। ਸੈਧਿਆ ਵੇਲੇ ਸੂਰਜ _ਡੁਬ _ਗਿਆ।੧੬। 


ਜਦ ਅਰਬ ਦੇ ਰਾਜੇ ਦਾ ਤੇਜ ਖਤਮ ਹੋ ਗਿਆ, ਤਾਂ ਉਸ ਨੂੰ ਪਕੜ ਲਿਆ ਗਿਆ, 
ਜਿਵੇਂ ਰਾਤ ਦੇ ਚੋਰ ਨੂੰ ਪਕੜ ਲਿਆ ਜਾਂਦਾ ਹੈ।੧੭। (ਅਰਬ ਦੇ) ਬਾਦਸ਼ਾਹ ਨੂੰ ਬੰਨ੍ਹ ਕੇ (ਪੱਛਮ 


ਦੇ) ਬਾਦਸ਼ਾਹ ਪਾਸ ਲੈ ਆਏ, ਜਿਵੇਂ ਚੰਦੂਮਾ ਨੂੰ _ਰਾਹੂ ਪਕੜ ਲੈਂਦਾ ਹੈ।੧੮। 


ਸ਼ਾਹ ਦੇ ਘਰ ਉਸ ਦੇ ਪਕੜੇ ਜਾਣ ਦੀ ਖ਼ਬਰ ਪਹੁੰਚ ਗਈ। ਉਸ ਨੂੰ ਚੋਰੀ ਜਾਂ ਜ਼ੋਰੀ 
ਲਿਆਉਣ ਦੀ ਗੁੰਜਾਇਸ਼ ਵੀ ਨ ਰਹੀ।੧੯। ਦਿਲ ਦੇ ਸਮਝਦਾਰਾਂ ਦੀ ਮਜਲਿਸ ਬੈਠੀ। ਉਨ੍ਹਾਂ ਨੇ 
ਬੜੀ ਸ਼ਰਮਿੰਦਗੀ ਨਾਲ ਰਾਜੇ ਦੇ ਫੜੇ ਜਾਣ ਦੀ ਗੱਲ ਚਲਾਈ।੨0। 


ਜਦੋਂ ਵਜ਼ੀਰ ਦੀ ਲੜਕੀ ਨੇ ਇਹ ਗੱਲ ਸੁਣੀ। ਉਸ ਨੇ ਤਲਵਾਰ (ਲਕ ਨਾਲ) ਬੰਨ੍ਹ ਲਈ 
ਅਤੇ ਤੀਰ ਵੀ ਚੁਣ ਲਏ (ਭਾਵ ਸਮੇਟ ਲਏ)।੨੧। ਉਸ ਨੇ ਸੁਨਹਿਰੀ ਰੰਗ ਦਾ _ਰੂਮੀ ਬਾਣਾ 
ਪਾ ਲਿਆ ਅਤੇ ਘੋੜੇ ਦੀ ਕਾਠੀ ਉਤੇ ਬੈਠ ਕੇ _ਯੁੱਧ-ਭੂਮੀ ਵਿਚ _ਆ ਗਈ।੨੨। 


ਉਹ ਪੌਛਮ ਦੇ ਬਾਦਸ਼ਾਹ ਵਲ ਹਵਾ ਦੀ ਤੇਜ਼ੀ ਵਾਂਗ ਚਲ ਪਈ ਅਤੇ ਕਿਰਪਾਨ ਦੀ ਕਮਾਨ 
ਅਤੇ ਤੀਰਾਂ ਦਾ ਭਥਾ (ਆਪਣੇ ਕੋਲ) ਰਖ ਲਿਆ।੨੩। ਉਹ ਪੌਛਮ ਦੇ ਬਾਦਸ਼ਾਹ ਦੇ ਸਾਹਮਣੇ 
ਬੜੀ ਦਲੇਰੀ ਨਾਲ ਆ ਗਈ (ਅਤੇ ਕਹਿਣ ਲਗੀ--) ਤੂੰ ਬਦਲਾਂ ਵਾਂਗ ਗਜਦਾ ਹੈਂ ਅਤੇ ਸ਼ੇਰਾਂ 
ਵਾਂਗ _ਚੀਰਦਾ ਪਾੜਦਾ ਹੈਂ।੨੪। 


ਸਲਾਮੀ ਦੇਣ ਤੋਂ ਬਾਦ (ਉਸ ਨੇ ਕਿਹਾ--) ਹੇ ਚੰਗੇ ਭਾਗਾਂ ਵਾਲੇ ਬਾਦਸ਼ਾਹ! ਤੂੰ ਤਾਜ 
ਤੇ ਤਖ਼ਤ ਦੀ ਸ਼ੋਭਾ ਦੇ ਲਾਇਕ ਹੈਂ।੨੫। ਮੇਰੇ ਘਾਹੀ ਘਾਹ ਲੈਣ ਲਈ ਜੰਗਲ ਵਿਚ ਆਏ ਸਨ। 
ਉਨ੍ਹਾਂ ਦੋ ਤਿੰਨ ਸੌ ਘੋੜ ਸਵਾਰਾਂ ਵਿਚ ਇਕ ਬਾਦਸ਼ਾਹ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਵੀ 
ਸੀ।੨੬। 


੭੩੨ 


ਸੀ _ਦਸਮ-ਗ੍ਰੰਥ ਸਾਹਿਬ 


ਬ _ਖ਼ਾਨਹ ਖ਼ਬਰ _ਆੰਮਦਹ _ਸ਼ਾਹਿ _ਬਸਤ। 
ਹਮਹ ਕਾਰ ਦੁਜ਼ਦੀ ਵ ਮਰਦੀ ਗੁਜ਼ਸ਼ਤ। _੧੯। 
ਨਿਸ਼ਸਤੋਦ ਬ _ਮਜਲਸ _ਜ਼ਿ _ਦਾਨਾਇ _ਦਿਲ। 
ਸੁਖ਼ਨ ਰਾਂਦ _ਪਿਨਹਾਂ ਵਜ਼ਾਂ ਸ਼ਹਿ _ਖਿਜ਼ਲ। _੨0। 


ਚੁ ਬਿਸਨੀਦ ਈਂ ਖ਼ਬਰ _ਦੁਖਤਰ _ਵਜ਼ੀਰ। 
ਬ _ਬਸਤੇਦ ਸ਼ਮਸ਼ੇਰ _ਜੁਸਤੇਦ _ਤੀਰ। _੨੧। 
ਬ ਪੋਸ਼ੀਦ ਜ਼ਰ _ਬਫ਼ਤ _ਰੂਮੀ _ਕਬਾਇ। 


ਬਜ਼ੀਂ ਬਰ _ਨਿਸ਼ਸਤੋ _ਬਿਆਮਦ _ਬਜਾਇ। _੨੨। 
ਰਵਾਂ ਸ਼ੁਦ ਸੂਏ _ਸ਼ਾਹਿ _ਮਗਰਬ _ਚੁ __ਬਾਦ। 
ਕਮਾਨੇ _ਕਿਯਾਨੀ _ਬ __ ਤਰਕਸ਼ _ਨਿਹਾਦ। _੨੩। 
ਬਪੇਸ਼ੇ ਸ਼ਹੇ ਮਗਰਬ ਆਮਦ _ਦਲੇਰ। 

ਚੁ ਗੁਰਰੀਦਹ _ਬਬਰੋਂ ਚੁ _ਦਰਰਿੰਦਹ ਸ਼ੇਰ _੨੪। 


ਦੁਆ ਕਰਦ ਕਿ ਏ' ਸ਼ਾਹਿ ਆਜ਼ਾਦ _ਬਖ਼ਤ। 
ਸਜ਼ਾਵਾਰ ਦੇਹੀਮੁ _ਸਾਯਾਨ _ਤਖ਼ਤ। _੨੫। 
ਮਰਾ _ਕਾਹੀਯਾ ਆਮਦ _ਅਜ਼ _ਬਹਰ _ਕਾਹ। 


੨ 


ਕਿ ਬਿਹਤਰ ਹੁਮਾਨਸਤ ਆਂ ਰਾ ਬਿਦਿਹ। 
ਵਗਰਨਹ _ਖੁਦਸ਼ ਮੌਤ _ਬਰ _ਸਰ _ਬਿਨਿਹ। _੨੭। 
ਸ਼ੁਨੀਦੇ ਜ਼ਿ ਮਨ ਸ਼ਾਹਿ ਗਰ ਈਂ ਸੁਖਨ। 
ਹੁਮਾਨਾ ਤੁਰਾ ਬੇਖ _ਬਰਕੈਦ _ਬੁਨ। _੨੮। 
ਸ਼ੁਨੀਦ _ਈ' ਸੁਖਨ _ਸ਼ਾਹਿ _ਫ਼ੌਲਾਦ _ਤਨ। 

ਬ ਲਰਜ਼ੀਦ ਬਰ ਖੁਦ ਚੁ _ਬਰਗ਼ੇ ਸਮਨ। _੨੯। 
ਚੂਨਾ ਜੋਗ _ਕਰਦੇਦ ਈ' ਕਾਹੀਯਾਂ। 

ਨ _ਦਾਨਮ ਮਗਰ _ਸ਼ਾਹਿ _ਬਾਸ਼ਦ _ਜਵਾਂ। ੩0। 
ਨ _ਦਾਨਮ _ਕਸੇ _ਸ਼ਾਹਿ ਹਸਤਸ਼ ਜਵਾਂ। 

ਕਿ ਮਾਰਾ _ਬਿਗੀਰਦ ਜਿ _ਮਾਯੋਦਰਾਂ। _੩੧। 
ਜ਼ਿ _ਪੇਸ਼ੀਨਹੇ ਸ਼ਹ ਵਜ਼ੀਰਾਂ _ਬੁਖਾਂਦ। 

ਸੁਖ਼ਨ ਹਾਇ ਪੋਸ਼ੀਦਹ ਬਾ __ਓ ਬਿਰਾਂਦ। _੩੨। 
ਤੁ ਦੀਦੀ ਚੁਨਾ _ਕਾਹੀਯਾ _ਜੰਗ _ਕਰਦ। 

ਕਿ ਅਜ਼ ਮੁਲਕ _ਯਜ਼ਦਾਂ _ਬਰਾਵੁਰਦ _ਗਰਦ। _੩੩। 


ਮੁਬਾਦਾ _ਕੁਨਦ _ਤਾਖਤ _ਬਰ ਮੁਲਕ _ਸਖ਼ਤ। 
ਦਿਹਮ _ਕਾਹੀਯਾ ਰਾ _ਅਜ਼ਾਂ ਨੇਕ _ਬਖਤ। _੩੪। 


ਦੋ ਸੇ ਸਦ ਸਵਾਰੋ ਯਕ ਅਜ਼ ਸ਼ਕਲ ਸ਼ਾਹਿ। ੨੬੧ 


ਹਿਕਾਇਤਾਂ 7੩੩ 


ਉਤੇ ਆਈ ਲੈ।੨੭। ਜੇ ਮੇਰੇ ਬਾਦਸ਼ਾਹ ਨੇ ਇਹ ਗੱਲ ਮੇਰੇ ਕੋਲੋਂ ਸੁਣ ਲਈ ਤਾਂ ਸਚਮੁਚ ਤੇਰੀ 
ਜੜ੍ਹ _ਮੁਢੋਂ _ਪੁਟ ਦੇਵੇਗਾ।੨੮। 


ਚੰਗਾ ਇਹ ਹੈ ਕਿ ਉਨ੍ਹਾਂ ਸਾਰੇ _ਘਾਹੀਆਂ ਨੂੰ ਮੋੜ ਦੇ, ਨਹੀਂ ਤਾਂ ਆਪਣੀ ਮੌਤ ਸਿਰ 


ਜਦ ਇਹ ਗੱਲ ਫ਼ੌਲਾਦੀ ਸ਼ਰੀਰ ਵਾਲੇ ਬਾਦਸ਼ਾਹ ਨੇ ਸੁਣੀ, ਤਾਂ ਉਹ ਚੰਬੇਲੀ ਦੇ ਪੌਤੇ ਵਾਂਗ 
ਕੰਬਣ ਲਗ ਗਿਆ।੨੯। (ਬਾਦਸ਼ਾਹ ਨੇ ਸੋਚਿਆ ਕਿ) ਜਿਸ ਦੇ ਘਾਹੀਆਂ ਨੇ ਅਜਿਹਾ ਯੁੱਧ ਕੀਤਾ 
ਹੈ, ਤਾਂ ਪਤਾ ਨਹੀਂ, ਇਨ੍ਹਾਂ ਦਾ ਬਾਦਸ਼ਾਹ ਕਿਤਨਾ ਬਹਾਦਰ ਹੋਵੇਗਾ।੩0। 


ਜੇ ਇਨ੍ਹਾਂ ਦਾ ਬਾਦਸ਼ਾਹ ਇਤਨਾ ਬਹਾਦਰ ਹੈ, ਤਾਂ ਕੀ ਪਤਾ ਇਹ ਮੈਨੂੰ ਮੇਰੇ ਦੇਸ਼ ਤੋਂ 
ਹੀ ਨ ਫੜ ਕੇ ਲੈ ਜਾਵੇ।੩੧। ਬਾਦਸ਼ਾਹ ਨੇ ਸਾਰਿਆਂ ਵਜ਼ੀਰਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਨਾਲ 
ਗੁਪਤ _ਗੌਲ-ਬਾਤ _ਕੀਤੀ।੩੨। 


(ਬਾਦਸ਼ਾਹ ਨੇ _ਸੈਬੋਧਨ ਕੀਤਾ ਕਿ) ਤੁਸੀਂ ਵੇਖਿਆ ਹੈ ਕਿ ਸਿਪਾਹੀਆਂ ਨੇ ਕਿਹੋ ਜਿਹੀ 
ਜੰਗ ਕੀਤੀ ਹੈ ਅਤੇ ਸਾਡੇ ਮੁਲਕ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ।੩੩। ਅਜਿਹਾ ਨ ਹੋਵੇ ਕਿ 
ਉਹ ਸਾਡੇ ਮੁਲਕ ਉਤੇ ਚੜ੍ਹਾਈ ਕਰ ਦੇਵੇ। (ਚੰਗਾ ਹੋਵੇ) ਇਨ੍ਹਾਂ ਘਾਹੀਆਂ ਨੂੰ ਉਸ ਨੇਕ-ਬਖ਼ਤ 
ਰਾਜੇ ਨੂੰ ਮੋੜ ਦੇਈਏ।੩੪। 

ਬਾਦਸ਼ਾਹ ਨੇ ਸਾਰਿਆਂ ਕੈਦ ਘਾਹੀਆਂ ਨੂੰ ਕੋਲ ਬੁਲਾਇਆ ਅਤੇ ਜੋ ਕੋਲ ਆ ਕੇ ਬੈਠਾ 
ਸੀ (ਅਰਥਾਤ--ਵਜ਼ੀਰ ਦੀ ਪੁੱਤਰੀ) ਉਸ ਦੇ ਹਵਾਲੇ ਕਰ ਦਿੱਤਾ।੩੫। (ਅਤੇ ਬਾਦਸ਼ਾਹ ਨੇ ਕਿਹਾ- 
-) ਤੂੰ ਇਸ ਕੰਮ ਤੋਂ ਬਹੁਤ ਜਲਦੀ ਮੁਕਤ ਹੋ ਗਿਆ (ਅਰਥਾਤ! ਵੇਹਲਾ ਹੋ _ ਗਿਆ)। ਹੇ 
ਭਰਾ! ਤੂੰ ਮੈਨੂੰ ਜਾਨ ਤੋਂ ਵੀ ਪਿਆਰਾ ਹੈਂ। ਇਨ੍ਹਾਂ `ਨੂੰ ਸੰਭਾਲ ਲੈ।੩੬। 


ਉਸ ਵਜ਼ੀਰ ਦੀ ਬੇਟੀ ਨੇ ਇਕ ਹੱਥ ਨਾਲ ਪਗੜੀ ਦੇ ਪੇਚ ਨੂੰ _ਕਸਿਆ ਅਤੇ ਦੂਜਾ ਹੱਥ 
ਤਲਵਾਰ ਦੀ ਮੁਠ ਉਤੇ ਧਰਿਆ।੩੭। ਉਸ ਨੇ ਹਰ ਕੈਦੀ ਨੂੰ ਚਾਰ ਚਾਰ ਕੋਰੜੇ ਮਾਰੇ ਅਤੇ 
ਕਿਹਾ--ਐ ਥੇਖ਼ਬਰੋਂ ਅਤੇ ਆਪ-ਹੁਦਰਿਓ!।੩੮। 


ਤੁਸੀਂ ਇਥੇ ਘਾਹ ਲੈਣ ਆਏ ਸੀ, ਕੀ ਉਥੇ ਘਾਹ ਨਹੀਂ _ਸੀ। ਕੇਵਲ ਇਕ ਪਰਮਾਤਮਾ 
ਹੀ ਇਸ ਗੱਲ ਦਾ ਗਵਾਹ ਹੈ।੩੯। ਉਸ ਨੇ ਕਿਹਾ--ਮੇਰੇ ਝੂਠ ਨੂੰ _ਬਖ਼ਸ਼ਣ ਵਾਲਾ ਪਰਮਾਤਮਾ 
ਹੈ ਕਿਉਂਕਿ ਉਹੀ ਮੈਨੂੰ ਪਨਾਹ ਦੇਣ ਵਾਲਾ ਹੈ।੪0। 


ਉਸ ਨੇ ਆਪਣੇ ਬਾਦਸ਼ਾਹ ਨੂੰ ਇਸ ਤਰ੍ਹਾਂ ਖ਼ਲਾਸ ਕਰਵਾਇਆ ਅਤੇ ਉਸ ਨੂੰ ਭਿਆਨਕ 


ਸਥਾਨ ਤੋਂ ਦੂਰ ਲੈ ਗਈ।੪੧। ਹੇ ਸਾਕੀ! ਮੈਨੂੰ ਸ਼ਬਜ਼ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, 
ਤਾਂ ਜੋ ਮੈਂ ਸਮਝ ਸਕਾਂ ਕਿ ਅਕਲ ਦਾ ਸੁਆਮੀ ਸਾਰੇ ਸੰਸਾਰ ਵਿਚ ਪ੍ਰਗਟ ਹੈ।੪੨। 


੭੩੪ 


ਸੀ _ਦਸਮ-ਗ੍ਰੰਥ ਸਾਹਿਬ 


ਹੁਮਾਂ ਸ਼ਾਹਿ _ਮਹਿਬੂਸ਼ੀਯਾ ਪੇਸ਼ _ਖਾਂਦ। 
ਹਵਾਲਹ _ਨਮੂਦਸ਼ ਕਿ _ਓ ਰਾ ਨਿਸ਼ਾਂਦ। _੩੫। 
ਤੁ ਆਜ਼ਾਦ _ਗਸ਼ਤੀ ਅਜ਼ੀ _ਸਹਿਲ ਚੀਜ਼। 
ਬਿਗੀਰਏ _ਬਿਰਾਦਰ ਤੁ ਅਜ਼ ਜ਼ਾਂ _ਅਜ਼ੀਜ਼। _੩੬। 


ਜ਼ਨੇ ਪੇਚ _ਦਸਤਾਰ ਰਾ _ਤਾਬਦਾਦ। 

ਦਿਗਰ ਦਸਤ ਬਰ _ਮੁਸ਼ਤ ਤੇਗਸ਼ _ਨਿਹਾਦ। _੩੭। 
ਬਿਜ਼ਦ _ਤਾਜ਼ੀਯਾਨਹ _ਬ ਹਰ _ਚਾਰ _ਚਾਰ। 
ਬਗੁਫ਼ਤਾ ਕਿ ਏ ਬੇ ਖਬਰ ਬੇ _ਮੁਹਾਰ। ੩੮। 


ਕਿ ਆਮਦ ਦਰੀ ਜਾ ਵਜ਼ਾ _ਕਾਹ ਨੇਸਤ। 
ਕਿ ਏਜ਼ਦ ਗਵਾਹ ਅਸਤ _ਯਜ਼ਦਾਂ _ਯਕੇਸਤ। _੩੯। 
ਦਰੋਗੇ _ਮਰਾ__ਬਰ _ਗਫ਼ੂਰੇ _ਗੁਆਹਸਤ। 
ਬਿਗੋਯਦ ਕਿ _ਮਾਰਾ _ਪਨਾਹੇ _ਖੁਦਾਸਤ। _80। 


ਰਿਹਾਈ _ਦਿਹੈਦਹ ਖੁਦਾਵੈਦ _ਤਖ਼ਤ। 
ਵਿਦਾ ਗਸ਼ਤ ਜ਼ੋ _ਮੌਜ਼ਲੋ ਜਾਇ _ਸਖ਼ਤ। _੪੧। 
ਬਿਦਿਹ _ਸਾਕੀਯਾ _ਸਾਗਰੇ _ਸਬਜ਼ _ਪਾਨ। 
ਕਿ ਸਾਹਿਬ _ਸ਼ਊਰ ਅਸਤ ਜ਼ਾਹਰ _ਜਹਾਨ। _੪੨। 


ਬਿਦਿਹ _ਸਾਕੀਯਾ ਜਾਮ _ਫ਼ੀਰੋਜ਼ _ਰੰਗ। 


ਕਿ ਦਰ ਵਕਤ ਸ਼ਬ ਚੂੰ ਖੁਸ਼ੇ ਰੋਜ਼ ਜੈਗ। ੪੩। ੬। 


ਦ €ਦ ੮੯ ਦੇ 


ਖ਼ੁਦਾਵੰਦ ਬਖਸ਼ਿੰਦਹੇ ਬੇਸ਼ੁਮਾਰ। 

ਕਿ ਜ਼ਾਹਰ _ਜ਼ਹੂਰ ਅਸਤ ਸਾਹਿਬ _ਦਿਯਾਰ। _੧। 
ਤਬੀਅਤ _ਬਹਾਲਸਤ _ਹੁਸਨਲ _ਜਮਾਲ। 

ਚੁ _ਹੁਸਨਲ _ਜਮਾਲੋ _ਫ਼ਜ਼ੀਲਤ _ਕਮਾਲ। _੨। 


ਕਿ ਇਸਫ਼ੋਦ ਯਾਰ ਅਜ਼ ਜਹਾਂ ਰਖਤ _ਬੁਰਦ। 
ਨਸਬ _ਨਾਮਹੇ ਖੁਦ _ਬ __ਬਹਿਮਨ _ਸਪੁਰਦ। _੩। 
ਅਜ਼ਾਂ ਦੁਖ਼ਤਰੇ ਹਮ ਚੁ _ਪਰਰੇ ਹੁਮਾਇ। 

ਚੁ _ਹੁਸਨਲ ਜਮਾਲ ਅਸਤ _ਦਉਲਤ _ਫ਼ਿਜ਼ਾਇ। _੪। 


ਚੁ ਬਹਮਨ _ਸ਼ਹ ਅਜ਼ ਈਂ ਜਹਾਂ ਬੁਰਦ _ਰਖਤ। 
ਬ ਦੁਖਤਰ _ਸੁਪਰਦੰਦ ਆਂ ਤਾਜ _ਤਖ਼ਤ। _੫। 
ਨਿਸ਼ਸਤੋਦ _ਬਰ _ਤਖ਼ਤ _ਰੂਮੀ _ਹੁਮਾਇ। 


ਕਿ _ਬੁਸਤਾਂ ਬਹਾਰ _ਅਸਤੁ _ਸੂਰਤ _ਫ਼ਿਜ਼ਾਇ। _੬। 


ਹਿਕਾਇਤਾਂ 7੩੫ 


ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਬਖ਼ਸ਼ ਜੋ_ਮੈਨੂੰ ਰਾਤ ਵੇਲੇ ਅਤੇ 
ਜੰਗ _ਵਿਚ ਪ੍ਰਸੰਨਤਾ ਪ੍ਰਦਾਨ ਕਰਨ ਵਾਲਾ _ਹੋਵੇ।੪੩।੬। 


ਨ ੮" ੮₹ ੮₹ 
ਪਰਮਾਤਮਾ ਬੇਸ਼ੁਮਾਰ (ਵਸਤੂਆਂ) ਪ੍ਰਦਾਨ ਕਰਨ ਵਾਲਾ ਹੈ। ਉਹ ਪ੍ਰਤਖ ਅਤੇ ਜੋਤਿ ਸਰੂਪ 
ਹੈ ਅਤੇ ਸਭ ਦੇਸ਼ਾਂ ਦਾ ਸੁਆਮੀ ਹੈ।੧। ਉਸ ਦਾ ਸੁਭਾ ਖੇੜੇ ਭਰਿਆ ਹੈ, ਉਹ ਸੁੰਦਰ ਸਰੂਪ 
ਵਾਲਾ ਹੈ। ਜਿਤਨਾ ਉਹ ਸੁੰਦਰ ਸਰੂਪ ਵਾਲਾ ਹੈ, ਉਤਨਾ ਹੀ ਵਡਿਆਈ ਵਾਲਾ ਹੈ।੨। 


ਜਦੋਂ 'ਅਸਫ਼ੰਦ ਯਾਰ” (ਨਾਂ ਦਾ ਬਾਦਸ਼ਾਹ) ਸੰਸਾਰ ਤੋਂ ਜਾਣ ਲਗਿਆ ਤਾਂ ਉਸ ਨੇ ਆਪਣੀ 
ਰਾਜ-ਗੌਦੀ (ਆਪਣੇ ਪੁੱਤਰ) ਬਹਿਮਨ ਦੇ ਸਪੁਰਦ ਕਰ ਦਿੱਤੀ।੩। ਉਸ ਦੀ ਇਕ ਪੁੱਤਰੀ ਹੁਮਾ 
ਪੰਛੀ ਵਰਗੀ ਸੀ, ਜਿਸ ਦਾ ਸਰੂਪ ਬਹੁਤ ਸੁੰਦਰ ਸੀ ਅਤੇ ਸ੍ਰੇਸ਼ਠ ਭਾਗਾਂ ਵਾਲੀ _ਸੀ।੪। 


ਜਦ _ਬਹਿਮਨ ਬਾਦਸ਼ਾਹ ਇਸ ਸੰਸਾਰ ਤੋਂ ਆਪਣਾ ਸਾਮਾਨ ਲੈ ਕੇ ਚਲਣ ਲਗਿਆ ਤਾਂ 
ਉਸ ਨੇ ਆਪਣਾ ਤਾਜ-ਤਖ਼ਤ ਲੜਕੀ ਦੇ ਸਪੁਰਦ ਕਰ ਦਿੱਤਾ।੫। ਉਹ (ਲੜਕੀ) ਹੁਮਾ ਪੰਛੀ ਵਾਂਗ 
ਰੂਮ ਦੇਸ਼ ਦੀ ਗੱਦੀ ਉਤੇ ਬੈਠੀ। ਉਹ ਬਸੰਤ ਰੁਤ ਦੇ ਬਾਗ਼ ਵਾਂਗ ਖਿੜੀ ਹੋਈ ਸੀ_ਅਤੇ ਸੁੰਦਰਤਾ 
ਨੂੰ ਵਧਾਉਣ ਵਾਲੀ _ਸੀ।੬। 


ਜਦੋਂ ਉਸ ਲੜਕੀ ਉਪਰੋਂ ੧੪ ਵਰ੍ਹੇ ਬੀਤ ਗਏ ਤਾਂ (ਉਸ ਦੇ ਸ਼ਰੀਰ ਵਿਚ) ਨਵੀਂ ਰੁਤ 
ਦੀ ਹਰਿਆਵਲ ਪੈਦਾ ਹੋ ਗਈ (ਅਰਥਾਤ--ਉਹ ਜਵਾਨ ਹੋ ਗਈ)।੭। ਜਦ ਉਸ ਦੀ ਜਵਾਨੀ 
ਬਹਾਰ ਰੁਤ ਵਿਚ ਪਹੁੰਚੀ (ਅਰਥਾਤ--ਭਰ ਜਵਾਨ ਹੋ ਗਈ) ਤਾਂ ਉਸ ਅੰਦਰ ਅਜਿਹਾ ਖੇੜਾ 
ਆਇਆ ਜਿਵੇਂ ਲਾਲ ਫੁਲ ਬਾਗ਼ ਵਿਚ ਖਿੜਦੇ ਹਨ।੮। 


ਹਨ। (ਉਸ ਦਾ ਰੂਪ) ਇਸ ਤਰ੍ਹਾਂ ਪ੍ਰਕਾਸ਼ਮਾਨ ਸੀ, ਜਿਵੇਂ ਪੂਰਨਮਾਸ਼ੀ ਦਾ ਚੰਦ੍ਰਮਾ ਪ੍ਰਕਾਸ਼ ਵਾਲਾ 
ਹੁੰਦਾ ਹੈ।੯। ਉਸ ਦੇ ਸੁਭਾ ਵਿਚੋਂ ਬਚਪਨ ਦੀ ਚੰਚਲਤਾ ਜਾਂਦੀ ਰਹੀ। ਉਸ ਉਤੇ ਜਵਾਨੀ ਦਾ 
ਨਕਸ਼ਾ _`ਖਿਚਿਆ _ਗਿਆ।੧0। 


ਉਸ ਦਾ ਬਚਪਨ ਵਾਲਾ ਚੰਚਲ ਸੁਭਾ ਖ਼ਤਮ ਹੋ_ਗਿਆ ਅਤੇ ਫਿਰ ਜਵਾਨੀ ਦੀ ਬਹਾਰ 
ਆ ਗਈ।੧੧। ਜਦ ਉਹ ਬਾਦਸ਼ਾਹੀ ਦੇ ਤਖਤ ਉਤੇ ਬੈਠੀ, ਤਾਂ ਉਹ ਆਪਣੇ ਕੋਲ ਲਟਕੇ ਹੋਏ 
ਕਾਗ਼ਜ਼ ਉਤੇ ਹੁਕਮ ਲਿਖਣ ਲਗ _ਗਈ।੧੨। 


ਉਸ ਦੀ ਇਕ ਜੌਹਰੀ ਦੇ ਬਚੇ ਉਤੇ ਨਜ਼ਰ ਪਈ (ਤਾਂ ਆਸ਼ਕ ਹੋ ਗਈ)। ਉਸ ਨੂੰ ਰਾਤ 
ਦੇ ਹਨੇਰੇ ਵਿਚ ਆਪਣੇ ਕੋਲ ਬੁਲਾ ਲਿਆ।੧੩। ਉਹ ਉਸ ਨਾਲ ਦੋ ਚਾਰ ਮਹੀਨ ਮਗਨ ਰਹੀ, 
ਤਾਂ ਉਸ ਸ਼ਾਹੂਕਾਰ ਦੇ _ਬੀਰਜ ਤੋਂ ਉਸ ਨੂੰ ਗਰਭ _ਠਹਿਰ _ਗਿਆ।੧੪। 


੭੩੬ 


ਸੀ _ਦਸਮ-ਗ੍ਰੰਥ ਸਾਹਿਬ 


ਚੁ ਬੁਗਜ਼ਸ਼ਤ ਬਰ ਵੈ ਜ਼ਿ ਦਹ ਸਾਲ ਚਾਰ। 
ਕਿ ਪੈਦਾ ਸ਼ੁਦਹ _ਸਬਜ਼ਹੇ _ਨੌਬਹਾਰ। _੭। 


ਵਿਦਾ ਸ਼ੁਦ ਅਜ਼ੋ _ਹਾਲ _ਤਿਫ਼ਲੀ _ਮਿਜ਼ਾਜ। 
ਬਹਾਰੇ ਜਵਾਨੀ _ਦਰਾਮਦ _ਬੁਬਾਜ਼। _੧੧। 
ਕਿ ਬਿਨਸ਼ਸਤ ਬਰ _ਤਖਤ _ਸ਼ਾਹਨ ਸ਼ਹੀ। 
ਬ ਕਲਮ ਅੰਦਰ _ਆਵੇਖ਼ਤ ਕਾਗ਼ਜ਼ _ਮਹੀ। _੧੨। 


ਨਜ਼ਰ _ਕਰਦ ਬਰ _ਬਚਹ _ਗੋਹਰ _ਨਿਗਾਰ। 
ਕਿ _ਬੁਰਦ ਅੰਦਰੂੰਨ _ਸ਼ਬ _ਵਕਤੇ _ਗੁਬਾਰ। _੧੩। 
ਬਿਆਵੇਖਤ ਬਾ ਓ ਦੁ ਸੇ ਚਾਰ ਮਾਹ। 
ਕਿ ਸ਼ਿਕਮਸ਼ ਫ਼ਰੋਮਾਂਦ ਅਜ਼ _ਤੁਖ਼ਮਿ ਸ਼ਾਹ। _੧੪। 


ਚੁ ਨਹ ਮਾਹ ਗਸ਼ਤਹ _ਬ ਆਂ ਬਿਸਤਨੀ। 

ਬ _ਕੋਸ਼ਸ਼ ਦਰਾਮਦ _ਰਗੇ _ਖੁਸ਼ਤਨੀ। _੧੫। 
ਤਵੱਲਦ _ਸ਼ੁਦਸ਼ _ਕੋਦਕੇ _ਸ਼ੀਰ _ਖ਼ਾਰ। 

ਕਿ ਖ਼ੁਦ ਸ਼ਹਿ ਵ ਸ਼ਾਹ ਅਫ਼ਕਨੋ _ਨਾਮਦਾਰ। _੧੬। 


ਕਿ ਜ਼ਾਹਰ ਨ _ਕਰਦੇਦ _ਸਿਰਰੇ _ਜਹਾਂ। 
ਬ ਸੰਦੂਕ ਓ ਰਾ ਨਿਗਹ _ਦਾਸ਼ਤ ਆਂ। ੧੭। 
ਜ਼ਿ ਮੁਸ਼ਕੋ _ਫ਼ਿਤਰ ਅੰਬਰ _ਆਵੇਖ਼ਤੇਦ। 
ਬਰੋ _ਊਦ ਅਜ਼ ਜ਼ਾਫ਼ਰਾਂ _ਰੇਖ਼ਤੇਦ। _੧੮। 


ਬ ਦਸਤ ਅੰਦਰੂੰ _ਦਾਸ਼ਤ ਓ ਰਾ _ਅਕੀਕ। 
ਰਵਾਂ ਕਰਦ _ਸੈਦੂਕ _ਦਰਯਾ _ਅਮੀਕ। _੧੯। 
ਰਵਾਂ ਕਰਦ _ਓ ਰਾ ਕੁਨਦ ਜਾਮਹ _ਚਾਕ। 
ਨਜ਼ਰ _ਦਾਸ਼ਤ _ਬਰੁ ਸ਼ੁਕਰ _ਯਜ਼ਦਾਨ _ਪਾਕ। _੨0। 
ਨਿਸ਼ਸਤੰਦ _ਬਰ _ਰੋਦ _ਲਬੇ _ਗਾਜ਼ਰਾਂ। 

ਨਜ਼ਰ _ਕਰਦ _ਸੈਦੂਕ _ਦਰੀਯਾ _ਰਵਾਂ। _੨੧। 
ਹਮੀ ਖ਼ਾਸਤ ਕਿ ਓ ਰਾ ਬਦਸਤ _ਆਵਰੈਦ। 
ਕਿ ਸੰਦੂਕ _ਬਸਤਹ _ਸ਼ਿਕਸਤ _ਆਵਰੈਦ। _੨੨। 


ਹਿਕਾਇਤਾਂ ੭੩੭ 


ਜਦ ਉਸ ਨੂੰ ਗਰਭ ਠਹਿਰਿਆਂ ਨੌੱ_ ਮਹੀਨੇ ਬੀਤ ਗਏ ਤਾਂ ਉਸ ਸੁੰਦਰੀ ਦੀ ਪ੍ਰਸੂਤਾ ਨਾੜੀ 
ਖਿਚ ਖਾਣ ਲਗੀ।੧੫। ਉਸ ਦਾ ਇਕ ਦੁੱਧ ਪੀਣ ਵਾਲਾ ਪੁੰਤਰ ਪੈਦਾ ਹੋਇਆ ਜੋ ਖੁਦ ਬਾਦਸ਼ਾਹ 
ਹੈ ਅਤੇ (ਵੈਰੀ) ਬਾਦਸ਼ਾਹ ਨੂੰ ਢਾਹਣ ਲਈ ਬਹੁਤ ਪ੍ਰਸਿੱਧ ਹੈ।੧੬। 

ਉਸ ਨੇ ਉਸ (ਲੜਕਾ ਜੰਮਣ ਦੇ) ਭੇਦ ਨੂੰ ਕਿਸੇ ਅਗੇ ਪੁਗਟ ਨ ਕੀਤਾ ਅਤੇ ਉਸ ਨੂੰ 
ਚੰਗੀ ਤਰ੍ਹਾਂ ਸੰਦੂਕ ਵਿਚ ਸੰਭਾਲ ਦਿੱਤਾ।੧੭। (ਉਸ ਲੜਕੇ ਉਤੇ) ਉਸ ਨੇ ਕਸਤੂਰੀ, ਇਤਰ ਅਤੇ 
ਮੁਸ਼ਕ ਅੰਬਰ ਦਾ ਲੇਪ ਕੀਤਾ ਅਤੇ ਕੇਸਰ ਤੇ ਉਦੂ (ਇਕ ਸੁਗੰਧ ਵਾਲੀ ਲਕੜੀ) ਨੂੰ ਰਗੜ 
ਕੇ ਛਿੜਕਿਆ।੧੮। 


ਉਸ ਦੇ ਹੱਥ ਵਿਚ ਇਕ ਹੀਰਾ ਰਖਿਆ ਅਤੇ ਉਸ ਸੰਦੂਕ ਨੂੰ ਡੂੰਘੇ ਦਰਿਆ ਵਿਚ ਰੋੜ੍ਹ 
ਦਿੱਤਾ।੧੯। ਉਸ ਸੰਦੂਕ ਨੂੰ ਰੋੜ੍ਹ ਕੇ ਦੁਖ ਨਾਲ ਬਸਤੁ ਲੀਰੋ ਲੀਰ ਕਰ ਦਿੱਤੇ। ਉਸ ਨੇ ਫਿਰ 
ਪਰਮ ਪਵਿਤ੍ਰ ਪਰਮਾਤਮਾ ਦਾ ਧਿਆਨ _ਕੀਤਾ।੨0। 


ਦਰਿਆ ਦੇ ਕੰਢੇ ਉਤੇ ਧੋਬੀ ਬੈਠੇ ਸਸਨ। ਉਨ੍ਹਾਂ ਨੇ ਦਰਿਆ ਵਿਚ ਰੁੜ੍ਹੇ ਜਾਂਦੇ ਸੰਦੂਕ ਨੂੰ 


ਵੇਖਿਆ।੨੧। ਉਨ੍ਹਾਂ ਨੇ ਚਾਹਿਆ ਕਿ ਸੰਦੂਕ ਨੂੰ ਹਥਿਆ ਲਈਏ ਅਤੇ ਉਸ ਬੰਦ ਕੀਤੀ ਸੰਦੂਕ 
ਨੂੰ ਤੋੜ ਦੇਈਏ।੨੨। 


ਜਦੋਂ ਉਨ੍ਹਾਂ ਨੇ ਆਪਣੀਆਂ ਬਾਂਹਵਾਂ ਦੇ ਜ਼ੋਰ ਨਾਲ (ਸੰਦੂਕ ਨੂੰ) ਬਾਹਰ ਕਢਿਆ, ਤਾਂ ਉਨ੍ਹਾਂ 
ਦੇ ਹੱਥ ਵਿਚ ਬਹੁਤ ਧਨ _ਆਇਆ।੨੩। (ਉਨ੍ਹਾਂ ਨੇ) ਧਨ ਦੌਲਤ ਪ੍ਰਾਪਤ ਕਰਨ ਲਈ ਮੋਹਰ 
ਤੋੜ ਦਿੱਤੀ, ਤਾਂ ਉਸ ਵਿਚੋਂ _ਚੰਦੂਮਾ ਵਰਗੇ ਮੁਖ ਵਾਲਾ (ਬੱਚਾ) ਪੁਗਟ ਹੋਇਆ।੨੪। 


ਉਸ ਧੋਬੀ ਦੇ ਘਰ ਕੋਈ ਲੜਕਾ ਨਹੀਂ _ਸੀ। (ਉਸ ਨੇ ਕਿਹਾ--) ਪਰਮਾਤਮਾ ਨੇ ਮੈਨੂੰ 
ਇਹ ਲੜਕਾ ਪ੍ਰਦਾਨ ਕੀਤਾ ਹੈ। ਇਹ ਬਹੁਤ ਵੱਡੀ ਸੌਗਾਤ ਹੈ।੨੫। ਉਸ ਨੇ ਸੰਦੂਕ ਨੂੰ ਪਾਣੀ 
ਤੋਂ ਬਾਹਰ ਕਢਿਆ ਅਤੇ ਉਸ ਵਿਚੋਂ ਪੁੱਤਰ ਅਤੇ ਹੀਰਾ ਮਿਲਿਆ। ਉਸ ਨੇ ਬੇਅੰਤ ਅਤੇ ਅਥਾਹ 
ਪਰਮਾਤਮਾ ਦਾ ਸ਼ੁਕਰ _ਕੀਤਾ।੨੬। 


ਅਤੇ ਮੌਕੇ ਦੇ ਕਾਬੇ ਨੂੰ ਯਾਦ ਕੀਤਾ।੨੭। ਜਦੋਂ ਇਸ ਗੱਲ ਨੂੰ ਹੋਇਆਂ ਦੋ ਤਿੰਨ ਸਾਲ ਅਤੇ 
ਕੁਝ ਮਹੀਨੇ ਬੀਤ ਗਏ, ਤਾਂ ਧੋਬੀ ਦੀ ਧੀ ਉਸ (ਬਾਲਕ) ਨੂੰ ਬਾਦਸ਼ਾਹ ਦੇ ਘਰ ਲੈ ਆਈ।੨੮। 


'ਹੁਮਾਏ ਅਜ਼ੀਮ” (ਰਾਜ ਕੁਮਾਰੀ) ਨੇ ਧੋਬੀ ਦੇ “ਕਰੀਮ” ਨਾਂ ਦੇ (ਬਾਲਕ) ਨੂੰ ਵੇਖਿਆ ਤਾਂ 
ਆਪਣੇ ਪੁੱਤਰ ਦੀ ਯਾਦ ਆ ਗਈ।੨੯। (ਰਾਜ ਕੁਮਾਰੀ ਨੇ) ਉਸ ਨੂੰ ਪੁਛਿਆ ਕਿ ਹੇ ਨੇਕ 
ਹੈ।੩0। 


੭੩੮ 


ਸੀ _ਦਸਮ-ਗ੍ਰੰਥ ਸਾਹਿਬ 


ਚੁ ਬਾਜੂ _ਬ ਕੋਸ਼ਸ਼ ਦਰਾਮਦ ਅਜ਼ਾਂ। 
ਬ ਦਸਤ ਅੰਦਰ ਆਮਦ _ਮਤਾਏ _ਗਿਰਾਂ। ੨੩। 
ਸ਼ਿਕਸਤੰਦ _ਮੁਹਰਸ਼ _ਬਰਾਏ _ਮਤਾ। 
ਪਦੀਦ ਆਮਦਹ ਜ਼ਾਂ ਚੁ _ਬਖਸ਼ਿੰਦਹ _ਮਾਹ। _੨੪। 


ਵਜ਼ਾਂ ਗਾਜਰਾਂ _ਖਾਨਹ _ਕੋਦਕ ਜੂ _ਨੇਸਤ। 
ਖ਼ੁਦਾ ਮਨ _ਪਿਸਰ ਦਾਦ ਈ' ਹਸਬ _ਸੇਸਤ। _੨੫। 
ਬਿਯਾਵੁਰਦ _ਓ ਰਾ ਗਿਰਿਫ਼ਤ ਆਂ _ਅਕੀਕ। 
ਸ਼ੁਕਰ _ਕਰਦ _ਯਜ਼ਦਾਨ ਆਜ਼ਮ _ਅਮੀਕ। _੨੬। 


ਕੁਨਦ ਪਰਵਰਿਸ਼ ਰਾ ਜੁ _ਪਿਸਰੇ _ਅਜ਼ੀਮ। 
ਬ _ਯਾਦੇ ਖੁਦਾ _ਕਿਬਲਹ _ਕਾਬਹ _ਕਰੀਮ। _੨੭। 
ਚੁ _ਬੁਗਜ਼ਸ਼ਤ ਬਰ ਵੈ ਦੁ ਸੇ ਸਾਲ ਮਾਹ। 
ਕਜ਼ੋ _ਦੁਖਤਰੇ _ਖ਼ਾਨਹ _ਆਵੁਰਦ _ਸ਼ਾਹ। _੨੮। 


ਨਜ਼ਰ _ਕਰਦ ਬਰ ਵੈ ਹੁਮਾਏ ਅਜ਼ੀਮ। 
ਬ ਯਾਦ ਆਮਦਸ਼ _ਪਿਸਰ _ਗਾਜ਼ਰ _ਕਰੀਮ। _੨੯। 
ਬਪੁਰਸ਼ੀਦ ਓ ਰਾ ਕਿ ਏ ਨੇਕ ਜ਼ਨ। 
ਕੁਜਾ _ਯਾਫ਼ਤੀ ਪਿਸਰ ਖੁਸ਼ ਖੋਇ _ਤਨ। _੩0। 


ਬਿਦਾਨੇਮ _ਖ਼ਾਨੇਮ _ਸ਼ਨਾਸੇਮ _ਮਨ। 

ਯਕੇ _ਮਨ _ਸ਼ਨਾਸ਼ਮ ਨ __ਦੀਗਰ _ਸੁਖ਼ਨ। _੩੧। 
ਦਵੀਦੇਦ _ਮਰਦਮ _ਬਖਾਦੈਮ _ਕਜ਼ੋਂ। 

ਕਿ ਅਜ਼ ਖਾਨਹੇ _ਗਾਜ਼ਰਾਨਸ਼ _ਅਜ਼ੋ। _੩੨। 

ਬੁਖਾਦੋਦ _ਓ ਰਾ ਬੁਬਸਤੌਦ _ਸਖਤ। 

ਬ ਪੁਰਸ਼ੀਦ ਓ ਰਾ ਕਿ ਏ ਨੇਕ ਬਖਤ। ੩੩। 
ਬਿਗੋਯਮ _ਤੁਰਾ ਹਮ ਚੁ ਈਂ ਯਾਫ਼ਤਮ। 


੮ 


ਨੁਮਾਯਮ _ਬ ਤੋ ਹਾਲ ਚੂੰ _ਸਾਖਤਮ। _੩੪। 


ਕਿ ਸਾਲੇ ਫ਼ਲਾਂ ਮਾਹ ਦਰ ਵਕਤ `ਸ਼ਾਮ। 

ਕਿ ਈਂ ਕਾਰ ਰਾ ਕਰਦਅਮ ਮਨ _ਤਮਾਮ। _੩੫। 
`ਗਿਰਿਫ਼ਤੇਮ _ਸੈਦੂਕ _ਦਰੀਯਾ _ਅਮੀਕ। 

ਯਕੇ _ਦਸਤ ਜੋ _ਯਾਫ਼ਤਮ _ਈ' _ਅਕੀਕ। _੩੬। 


ਬਦੀਦੈਦ ਗੌਹਰਿ _`ਗਿਰਫ਼ਤੰਦ ਅਜ਼ਾਂ। 
ਸ਼ਨਾਸਦ ਕਿ ਈਂ _ਪਿਸਰ ਹਸਤ ਆਂ ਹੁਮਾਂ। ੩੭। 
ਬਰੋ__ਤਾਜ਼ਹ ਸ਼ੁਦ _ਸ਼ੀਰ _ਪਿਸਤਾਂ ਅਜ਼ੋ। 
ਬਿਜ਼ਦ _ਸੀਨਹ ਖੁਦ _ਹਰਦੋ _ਦਸਤਾਂ ਅਜ਼ੋ। _੩੮। 


ਹਿਕਾਇਤਾਂ ੭੩੯ 


(ਰਾਜ ਕੁਮਾਰੀ ਮਨ ਵਿਚ ਸੋਚਣ ਲਗੀ ਕਿ) ਮੈਂ ਇਸ ਬਾਲਕ ਨੂੰ ਜਾਣਦੀ ਅਤੇ ਪਛਾਣਦੀ 
ਹਾਂ। ਇਕ ਮੈਂ ਹੀ ਇਸ ਗੱਲ ਨੂੰ ਜਾਣਦੀ ਹਾਂ, ਹੋਰ ਕਿਸੇ ਨੂੰ ਪਤਾ ਨਹੀਂ _ਹੈ।੩੧। ਉਸ ਨੇ 
ਆਪਣੇ ਨੌਕਰ ਨੂੰ ਬੁਲਾਇਆ ਅਤੇ ਧੋਬੀ ਦੇ _ਘਰ _ਭੇਜਿਆ।੩੨॥। 


(ਧੋਬੀ ਨੂੰ) ਬੁਲਾ ਕੇ ਬੰਨ੍ਹ ਲਿਆ ਅਤੇ ਪੁਛਿਆ ਕਿ ਹੇ ਚੌਗੇ ਭਾਗਾਂ ਵਾਲੇ! (ਤੂੰ _ਇਹ 
ਲੜਕਾ ਕਿਥੋਂ ਲਿਆ ਹੈ)।੩੩। ਉਸ (ਧੋਬੀ) ਨੇ ਕਿਹਾ ਕਿ ਮੈਂ ਤੁਹਾਨੂੰ ਦਸਦਾ ਹਾਂ ਕਿ ਇਹ 
ਕਿਸ ਤਰ੍ਹਾਂ ਪ੍ਰਾਪਤ ਹੋਇਆ ਹੈ। _ਇਸ ਦੇ ਮਿਲਣ ਦਾ ਸਾਰਾ ਹਾਲ ਤੁਹਾਨੂੰ ਜ਼ਾਹਿਰ ਕਰਦਾ 
ਹਾਂ।੩੪। 


(ਧੋਬੀ ਨੇ _ਕਿਹਾ--) ਫਲਾਣੇ ਸਾਲ ਦੇ ਫਲਾਣੇ ਮਹੀਨੇ ਵਿਚ ਸ਼ਾਮ ਵੇਲੇ ਮੈਂ ਇਸ ਸਾਰੇ 
ਕੰਮ ਨੂੰ ਕੀਤਾ ਸੀ।੩੫। (ਮੈਂ ਦਰਿਆ ਵਿਚ ਇਕ ਰੁੜ੍ਹਦਾ ਹੋਇਆ ਸੰਦੂਕ ਵੇਖਿਆ) ਅਤੇ ਮੈਂ 
ਡੂੰਘੇ ਦਰਿਆ ਵਿਚ ਜਾਕੇ ਸੈਦੂਕ ਨੂੰ ਪਕੜ ਲਿਆ। (ਉਸ ਵਿਚੋਂ ਇਕ ਲੜਕਾ ਮਿਲਿਆ) ਜਿਸ 
ਦੇ ਇਕ ਹੱਥ ਵਿਚੋਂ ਹੀਰਾ ਪ੍ਰਾਪਤ ਹੋਇਆ।੩੬। 

ਉਸ ਤੋਂ ਹੀਰਾ ਫੜ ਕੇ (ਰਾਜ ਕੁਮਾਰੀ ਨੇ) ਵੇਖਿਆ ਅਤੇ ਪਛਾਣ ਲਿਆ ਕਿ ਮੇਰਾ ਹੀ 
ਪੁੱਤਰ ਹੈ।੩੭। ਉਸ ਦੇ ਥਣਾਂ ਵਿਚੋਂ ਦੁੱਧ ਵਗਣ ਲਗ ਗਿਆ। ਉਸ ਨੇ ਆਪਣੇ ਦੋਵੇਂ ਹੱਥ ਛਾਤੀ 
ਉਤੇ ਰਖ _ਲਏ।੩੮। 


ਉਸ ਨੇ (ਲੜਕੇ ਨੂੰ) ਪਛਾਣਨ ਤੇ ਦੋਵੇਂ ਬੁਲ੍ਹ ਖੋਲ੍ਹੇ (ਭਾਵ--ਹਸਣ ਦਾ ਯਤਨ ਕੀਤਾ), ਪਰ 
(ਉਸ ਨੇ ਇਹ ਭੇਦ ਕਿਸੇ ਅਗੇ) ਪ੍ਰਗਟ ਨ ਕੀਤਾ ਅਤੇ ਮਨ ਵਿਚ ਹੀ ਲੁਕਾਈ ਰਖਿਆ।੩੯। 
ਦੂਜੇ ਦਿਨ ਇਸਤਰੀ (ਰਾਜ ਕੁਮਾਰੀ) ਗਈ ਅਤੇ ਦਸਿਆ ਕਿ ਮੈਨੂੰ ਰਾਤ ਨੂੰ ਇਕ ਬਜ਼ੁਰਗ ਨੇ 
ਸੁਪਨੇ ਵਿਚ ਦਸਿਆ ਹੈ।੪0। 


ਜੋ ਤੁਹਾਨੂੰ ਲੜਕਾ ਬਖ਼ਸ਼ਿਆ ਹੈ, ਉਹ (ਅਸਲੋਂ) ਕਿਆਨ ਖ਼ਾਨਦਾਨ ਦਾ ਦੀਵਾ ਜਗਾਇਆ 
ਹੈ।੪੧। ਉਸ ਨੂੰ ਖਜ਼ਾਨਾ, ਸੋਨਾ, ਮੋਤੀ ਅਤੇ ਤਖ਼ਤ ਦੇ ਦਿੱਤਾ ਗਿਆ ਅਤੇ ਉਸ ਲੜਕੇ ਨੂੰ ਘਰ 
ਵਿਚ ਰਖ ਲਿਆ ਗਿਆ।੪੨। 


ਫਿਰ ਉਸ ਨੇ (ਵਜ਼ੀਰਾਂ ਨੂੰ) ਕਿਹਾ ਕਿ ਇਸ ਲੜਕੇ ਨੂੰ ਦਰਿਆ ਤੋਂ ਪ੍ਰਾਪਤ ਕੀਤਾ ਹੈ। 
ਇਸ ਲਈ ਇਸ ਦਾ ਨਾਂ 'ਦਾਰਾਬ` ਰਖਿਆ ਹੈ।੪੩। ਇਸ ਨੂੰ ਮੈਂ ਸੰਸਾਰ ਦੀ ਬਾਦਸ਼ਾਹੀ ਦਿੰਦੀ 
ਹਾਂ ਅਤੇ ਇਸ ਦੇ ਸਿਰ ਉਤੇ ਇਕਬਾਲ ਵਾਲਾ ਛਤਰ _ਰਖਦੀ ਹਾਂ।੪੪। 


ਮੈਨੂੰ ਇਸ ਦੀ ਸੂਰਤ ਬਹੁਤ ਚੰਗੀ ਲਗਦੀ ਹੈ। ਇਸ ਦਾ ਸਰੂਪ _ਬੜਾ _ਤੇਜਸਵੀ ਅਤੇ 
ਸੁੰਦਰ ਹੈ।੪੫। ਜਦ ਉਸ ਨੂੰ ਪਤਾ ਲਗਾ ਕਿ ਉਹ ਬਾਦਸ਼ਾਹ ਬਣ ਗਿਆ ਹੈ ਅਤੇ ਨਾਂ “ਦਾਰਾਬ” 
ਰਖਿਆ ਗਿਆ ਹੈ (ਤਾਂ ਉਹ ਬਹੁਤ ਆਨੰਦਿਤ ਹੋਇਆ)।8੬। 


ਸੀ _ਦਸਮ-ਗ੍ਰੰਥ ਸਾਹਿਬ 


ਸ਼ਨਾਸਦ _ਅਜ਼ੋ ਹਰ ਦੁ _ਲਬ _ਬਰ _ਕੁਸ਼ਾਦ। 


ਕਿ ਜ਼ਾਹਰ ਨ _ਕਰਦਸ਼ ਦਿਲ ਅੰਦਰ _ਨਿਹਾਦ। _੩੯। 


ਦਿਗਰ ਰੋਜ਼ _ਰਫ਼ਤੰਦ ਜ਼ਉਜਹ _ਫਲਾਂ। 
ਮਰਾ ਖ਼ਾਬ _ਦਾਦਹ _ਬਜ਼ੁਰਗੇ ਹੁਮਾਂ। 80। 


ਤੁਰਾ ਮਨ ਕਿ ਫ਼ਰਜ਼ੰਦ _ਬਖੁਸ਼ੀਦਹਅਮ। 
ਚਰਾਗੇ _ਕਯਾਰਾ _ਦਰਖ਼ਸ਼ੀਦਹਅਮ। _੪੧। 
ਜ਼ਿ ਗੈਜੋ ਜ਼ਰ ਸ਼ _ਗੋਹਰੋਂ ਤਖਤ _ਦਾਦ। 
ਵਜ਼ਾਂ _ਪਿਸਰ ਰਾ ਖਾਨਹੇ ਖ਼ੁਦ _ਨਿਹਾਦ। _੪੨। 


ਬ ਗੁਫ਼ਤਸ਼ ਕਿ ਈ' ਰਾ ਜ਼ਿ ਦਰੀਆਫ਼ਤਮ। 
ਕਿ ਦਾਰਾਬ _ਨਾਮਸ਼ _ਅਜ਼ੋ _ਸਾਖ਼ਤਮ। _੪੩। 
ਕਿ ਸ਼ਾਹੀ ਜਹਾਂ ਰਾ _ਬਦੋ ਮੇ _ਦਿਹੈਮ। 

ਵਜ਼ਾਂ ਤਾਜ ਇਕਬਾਲ _ਬਰ _ਸਰ _ਨਿਹਮ। _੪੪। 
ਮਰਾ ਖੁਸ਼ ਤਰ ਆਮਦ ਅਜ਼ਾਂ _ਸੂਰਤਸ਼। 

ਕਿ _ਹੁਸਨਲ ਜਮਾਲ ਅਸਤ ਖ਼ੁਸ਼ _ਸੂਰਤਸ਼। _੪੫। 
ਕਿ ਅਜ਼ ਸ਼ਾਹਿ ਓ ਚੂੰ ਖਬਰ ਯਾਫ਼ਤਸ਼। 

ਕਿ ਦਾਰਾਬ ਨਾਮੇ _ਮੁਕਰਰਾ ਸ਼ੁਦਸ਼। _੪੬। 


ਅਜ਼ਾਂ ਸ਼ੇਰ ਸ਼ੁਦ ਸ਼ਾਹਿ ਦਾਰਾਇ ਦੀਂ। 
ਹਕੀਕਤ _ਸ਼ਨਾਸ _ਅਸਤੁ _ਐਨਲ _ਯਕੀਂ। _8੭। 
ਬਿਦਿਹ _ਸਾਕੀਯਾ _ਸਾਗਰੇ ਸੁਰਖ _ਫ਼ਾਮ। 
ਕਿ ਮਾਰਾ ਬ ਕਾਰ ਅਸਤ _ਵਕਤੇ ਮੁਦਾਮ। ੪੮। 


ਬਿਦਿਹ _ਪਿਯਾਲਹ _ਫ਼ੇਰੋਜ਼ _ਰੈਗੀਨ _ਰੈਗ। 
ਕਿ ਮਾਰਾ ਖੁਸ਼ ਆਮਦ ਬਸੇ ਵਕਤ ਜੰਗ। _੪੯। 


੯ 'ਦ ੮€ ਦੇ 


ਖ਼ੁਦਾਵੋਦ ਬਖ਼ਸ਼ਿੰਦਹੇ ਦਿਲ _ਕਰਾਰ। 
ਰਜ਼ਾ _ਬਖੁਸ਼ ਰੋਜ਼ੀ _ਦਿਹੋ _ਨੌਬਹਾਰ। _੧। 
ਕਿ ਮੀਰ ਅਸਤ ਪੀਰ ਅਸਤ ਹਰ ਦੋ ਜਹਾਂ। 
ਖ਼ੁਦਾਵੈਦ _ਬਖਸ਼ਿੰਦਹ ਹਰ _ਯਕ _ਅਮਾਂ। ੨। 


ਹਿਕਾਯਤ _ਸ਼ੁਨੀਦੇਮ ਸ਼ਾਹੇ _ਅਜ਼ੀਮ। 
ਕਿ ਹੁਸਨਲ ਜਮਾਲ _ਅਸਤੁ _ਸਾਹਿਬ _ਕਰੀਮ। ੩। 
ਕਿ ਸੂਰਤ ਜਮਾਲ _ਅਸਤੁ _ਹੁਸਨਲ _ਤਮਾਮ। 


ਹਿਕਾਇਤਾਂ 7੪੧ 


ਉਹ ਸੂਰਮਾ ਧਰਮ ਦਾ ਰਖਿਅਕ _ਬਣਿਆ। ਸਚ ਨੂੰ ਪਛਾਣਨ ਵਾਲਾ ਅਤੇ ਦ੍ਰਿੜ੍ਹ ਇਰਾਦੇ 
ਵਾਲਾ ਸਿੱਧ ਹੋਇਆ।੪੭। ਹੇ ਸਾਕੀ! ਮੈਨੂੰ ਲਾਲ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ ਜੋ ਮੈਨੂੰ 
ਸਦਾ ਚਾਹੀਦਾ ਹੈ।੪੮। 


ਮੈਨੂੰ ਫ਼ੀਰੋਜ਼ੀ ਰੰਗ ਦਾ ਪਿਆਲਾ ਬਖ਼ਸ਼ ਜੋ ਮੈਨੂੰ ਜੰਗ ਵੇਲੇ ਬਹੁਤ _ਹੀ ਚੰਗਾ ਲਗਦਾ 
ਹੈ।੪੯।੭। 


ਦ € ੮੯ ੮₹ 


ਖੁਦਾ ਬਖ਼ਸ਼ਿਸ਼ ਕਰਨ _ਵਾਲਾ _ਅਤੇ _ਮਨ ਨੂੰ ਸ਼ਾਂਤੀ ਪੁਦਾਨ ਕਰਨ _ਵਾਲਾ _ਹੈ। ਰਜ਼ਾ 
(ਖੁਸ਼ੀਆਂ) ਬਖ਼ਸ਼ਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਅਤੇ ਪ੍ਰਸੰਨਤਾ ਪੁਦਾਨ ਕਰਨ ਵਾਲਾ ਹੈ।੧। 
ਉਹ (ਪਰਮਾਤਮਾ) ਦੋਹਾਂ ਜਹਾਨਾਂ ਦਾ ਬਾਦਸ਼ਾਹ ਅਤੇ ਪੀਰ ਹੈ। ਉਹ ਪ੍ਰਭੂ _ਹਰ ਇਕ ਦਾਤ ਦੇਣ 
ਵਾਲਾ ਅਤੇ ਸੁਖ ਦੇਣ ਵਾਲਾ ਹੈ।੨। 


ਮੈਂ ਇਕ ਵੋਡੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ, ਜੋ ਬਹੁਤ ਖ਼ੂਬਸੂਰਤ ਅਤੇ ਦਾਨੀ ਸੀ।੩। 
ਉਸ ਦੀ ਸੂਰਤ ਬਹੁਤ ਪ੍ਰਤਾਪ ਵਾਲੀ ਅਤੇ ਸੁੰਦਰ ਸੀ। ਉਸ ਦਾ ਸਾਰਾ ਦਿਨ ਰਾਗ ਸੁਣਨ ਅਤੇ 
ਸ਼ਰਾਬ ਪੀਣ ਵਿਚ ਬਤੀਤ ਹੁੰਦਾ ਸੀ।੪। 


ਉਹ ਬਹੁਤ ਬਹਾਦਰ, ਬੁੱਧੀਮਾਨ ਅਤੇ ਵਡਿਆਈ ਵਾਲਾ _ਸੀ। ਉਸ ਦੇ ਸ਼ਰੀਰ ਉਤੇ 
ਮਰਦਾਨਗੀ ਦੀਆਂ ਲਹਿਰਾਂ ਉਠਦੀਆਂ ਸਨ।੫। ਉਸ ਦੀ ਇਸਤਰੀ ਪੂਰਨਮਾਸ਼ੀ ਦੇ ਚੰਦੂਮਾ ਵਰਗੀ 
ਜਵਾਨ _ਸੀ। ਖੂਬਸੂਰਤੀ ਨੂੰ ਜਾਣਨ _ਵਾਲਾ ਹਰ _ਵਿਅਕਤੀ ਉਸ ਤੋਂ ਕੁਰਬਾਨ ਜਾਂਦਾ ਸੀ।੬। 


ਉਹ ਇਸਤਰੀ ਸੋਹਣੇ ਰੰਗ ਵਾਲੀ, ਚੰਗੇ ਸੁਭਾ ਵਾਲੀ ਅਤੇ ਸੁੰਦਰ ਸਰੂਪ ਵਾਲੀ ਸੀ। ਉਸ 
ਦੀ ਆਵਾਜ਼ ਮਧੁਰ, ਖਾਣਾ ਪੀਣਾ ਸਾਫ਼ ਸੁਥਰਾ ਅਤੇ ਚੰਗੇ ਵਿਚਾਰਾਂ ਵਾਲੀ ਸੀ।੭। ਉਹ ਵੇਖਣ 
ਵਿਚ ਸੋਹਣੀ, ਚੰਗੇ ਸੁਭਾ ਵਾਲੀ ਅਤੇ ਸੰਸਾਰ ਵਿਚ ਖ਼ੂਬਸੂਰਤ ਸੀ। ਗੌਲਬਾਤ ਕਰਨ ਵਿਚ _ਸੁਲਝੀ 
ਹੋਈ ਅਤੇ _ਮਿਠਬੋਲੀ ਸੀ।੮। 


ਉਸ ਦੇ ਦੋ ਪੁੱਤਰ ਸੂਰਜ ਅਤੇ ਚੰਦੂਮਾ ਵਰਗੇ _ਸਨ। _ਉਹ ਚੰਗੇ ਸੁਭਾ ਵਾਲੇ ਸਚ ਨੂੰ 


ਪਰਖਣ ਵਾਲੇ ਸਨ।੯। ਉਹ ਦੋਵੇਂ ਹੱਥ ਦੇ ਬੜੇ ਚੁਸਤ ਅਤੇ ਜੰਗ ਵਿਚ ਬਹੁਤ ਸਾਵਧਾਨ ਸਨ। 
ਜੰਗ ਵੇਲੇ (ਵੈਰੀਆਂ ਸਾਹਮਣੇ) ਸ਼ੇਰ ਅਤੇ _ਮਗਰਮੌਛ ਵਾਂਗ ਡਟ ਜਾਂਦੇ ਸਨ।੧0। 


ਉਹ ਦੋਵੇਂ ਹਾਥੀ ਨੂੰ ਢਾਹਣ ਵਾਲੇ ਅਤੇ ਸ਼ੇਰ ਨੂੰ ਡਿਗਾਣ ਵਾਲੇ ਸਨ। ਜੰਗ ਵਿਚ ਉਹ 
ਲੋਹੇ ਦੇ ਸ਼ੇਰ ਵਰਗੇ ਸਨ।੧੧। ਇਕ ਤਾਂ ਉਨ੍ਹਾਂ ਦੀ ਸੂਰਤ ਬਹੁਤ ਸੋਹਣੀ ਸੀ ਅਤੇ ਦੂਜੇ (ਦੋਹਾਂ 
ਦੇ) ਸ਼ਰੀਰ ਚਾਂਦੀ ਵੈਨੇ _ਸਨ। ਦੋਹਾਂ ਦੀਆਂ ਸੂਰਤਾਂ ਬਹੁਤ ਸ਼ੋਭਾਸ਼ਾਲੀ ਸਨ।੧੨। 


2੪੨ 


ਸੀ _ਦਸਮ-ਗ੍ਰੰਥ ਸਾਹਿਬ 


ਹਮਹ ਰੋਜ਼ _ਆਸ਼ਾਯਸ਼ੇ ਰੋਦ _ਜਾਮ। _੪। 


ਕਿ _ਸਰਹੈਗ _ਦਾਨਸ਼ ਜਿ _ਫ਼ਰਜ਼ਾਨਗੀ। 
ਕਿ ਅਜ਼ ਮਸਲਿਹਤ ਮੌਜ _ਮਰਦਾਨਗੀ। _੫। 
ਵਜ਼ਾਂ ਬਾਨੂਏ ਹਮ ਚੁ ਮਾਹੇ ਜਵਾਂ। 

ਕਿ ਕੁਰਬਾਂ ਸ਼ਵਦ ਹਰ _ਕਸੇ _ਨਾਜ਼ਦਾਂ। ੬। 


ਕਿ ਖੁਸ਼ ਰੈਗ ਖੁਸ਼ ਖੋਇ ਓ ਖੁਸ਼ ਜਮਾਲ। 
ਖ਼ੁਸ਼ ਆਵਾਜ਼ ਖ਼ੁਸ਼ _ਬ੍ਹਰਾਰਗੀ ਖੁਸ਼ _ਖਿਯਾਲ। _੭। 
ਬ ਦੀਦਨ ਕਿ ਖੁਸ਼ ਖ਼ੋਇ ਖੂਬੀ ਜਹਾਂ। 
ਜ਼ਿ ਹਰਫ਼ਾਤ ਕਰਦਨ ਖੁਸ਼ੋ ਖੁਸ਼ ਜ਼ੁਬਾਂ। ੮। 


ਦੁ ਪਿਸਰਸ਼ ਅਜ਼ਾਂ _ਬੂਦ ਚੂੰ _ਸ਼ਮਸ਼ ਮਾਹ। 

ਕਿ ਰੌਸ਼ਨ _ਤਬੀਯਤ ਹਕੀਕਤ _ਗਵਾਹ। _੯। 
ਕਿ ਗੁਸਤਾਖ ਦਸਤ ਅਸਤ _ਚਾਲਾਕ _ਜੰਗ। 
ਬ _ਵਕਤੇ _ਤਰੌਂਦਦ ਚੁ _ਸ਼ੇਰੋ _ਨਿਹੰਗ। _੧0। 


ਦੁ ਪੀਲ _ਅਫ਼ਕਨੋ ਹਮ ਚੁ ਸ਼ੇਰ _ਅਫ਼ਕਨ ਅਸਤ। 
ਬ _ਵਕਤੇ _ਵਗਾ ਸ਼ੇਰ _ਰੋਈਂ' ਤਨ _ਅਸਤ। _੧੧। 
ਯਕੇ ਖ਼ੂਬ ਰੋਇ ਓ ਦਿਗਰ ਤਨ ਚੁ ਸੀਮ। 
ਦੂ ਸੂਰਤ _ਸਜ਼ਾਵਾਰ ਆਜ਼ਮ _ਅਜ਼ੀਮ। _੧੨। 


ਵਜ਼ਾਂ _ਮਾਦਰੇ _ਬਰਕਸ _ਆਸੁਫ਼ਤਹ _ਗਸ਼ਤ। 
ਚੁ ਮਰਦਸਤ ਗੁਲ ਹਮ _ਚੁਨੀ ਗੁਲ _ਪੁਸਤ। _੧੩। 


ਸ਼ਬੈ ਗਾਹ _ਦਰ _ਖ਼ਾਬਗਾਹ _ਆਮਦੰਦ। 
ਕਿ ਜ਼ੋਰਾਵਰਾਂ ਦਰ ਨਿਗਾਹ _ਆਮਦੇਦ। _੧੪। 


ਬੁਖਾਦੋਦ _ਪਸ ਪੇਸ਼ _ਖੁਰਦੋ _ਕਲਾਂ। 

ਸਯੋ __ਰੋਦ _ਰਾਮਸ਼ _ਗਿਰਾਂ ਰਾ _ਹੁਮਾਂ। ੧੫। 
ਬਿਦਾਨਿਸਤ ਕਿ _ਅਜ਼ _ਮਸਤੀਯਸ਼ ਮਸਤ _ਗਸ਼ਤ। 
ਬਿਜ਼ਦ ਤੇਗ਼ ਖੁਦ ਦਸਤ ਹਰ ਦੋ _ਸ਼ਿਕਸਤ। _੧੬। 


ਬਿਜ਼ਦ ਹਰ ਦੋ _ਦਸਤਸ਼ ਸਰੇ ਖੇਸ਼ ਜ਼ੋਰ। 

ਬ ਜੁੰਬਸ਼ ਦਰਾਮਦ _ਬ _ਕਰਦੇਦ ਸ਼ੋਰ _੧੭। 
ਬਿਗੋਯਦ ਕਿ _ਏ ਮੁਸਲਮਾਨਾਨ _ਪਾਕ। 

ਚਿਰਾ ਚੂੰ ਕਿ ਕੁਸ਼ਤੀ ਅਜ਼ੀ ਜਾਮਹ _ਚਾਕ। _੧੮। 


ਬਿਖੁਰਦੰਦ ਮਯ _ਹਰ ਦੁ ਆਂ ਮਸਤ ਗਸ਼ਤ। 
ਗਿਰਫ਼ਤੰਦ ਸ਼ਮਸ਼ੇਰ ਪੌਲਾਦ _ਦਸਤ। _੧੯। 


ਹਿਕਾਇਤਾਂ 7੪੩ 


ਉਨ੍ਹਾਂ ਦੀ ਮਾਂ ਕਿਸੇ ਹੋਰ ਆਦਮੀ ਉਤੇ ਮੋਹਿਤ ਹੋ _ਗਈ। ਉਹ ਆਦਮੀ ਫੁਲ ਵਰਗਾ ਸੀ 
ਅਤੇ ਉਹ ਇਸਤਰੀ ਫੁਲ ਦੀ ਪੂਜਾ ਕਰਨ _ਵਾਲੀ _ਸੀ।੧੩। ਰਾਤ ਨੂੰ ਉਹ (ਇਸਤਰੀ ਅਤੇ 
ਮਰਦ) ਸੌਣ ਵਾਲੀ ਥਾਂ ਵਿਚ ਆਏ ਤਾਂ ਉਸ (ਮਰਦ) ਦੀ ਨਜ਼ਰ ਉਨ੍ਹਾਂ ਬਲਵਾਨ ਲੜਕਿਆਂ ਉਤੇ 
ਪਈ।੧੪। 


ਉਸ ਔਰਤ ਨੇ ਵੱਡੇ ਅਤੇ ਛੋਟੇ ਦੋਹਾਂ (ਪੁੱਤਰਾਂ) ਨੂੰ ਆਪਣੇ ਪਾਸ ਬੁਲਾਇਆ ਅਤੇ ਸੰਗੀਤ 
ਸੁਣਾ ਕੇ ਅਤੇ ਸ਼ਰਾਬ ਪਿਲਾ ਕੇ _ਬੇਸੁੱਧ ਕਰ ਦਿੱਤਾ।੧੫। ਜਦ ਉਸ ਨੇ ਵੇਖਿਆ ਕਿ ਦੋਵੇਂ ਬੇਹੋਸ਼ 


੨ 


ਹੋ ਗਏ ਹਨ ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਦੋਹਾਂ ਨੂੰ ਕਤਲ ਕਰ ਦਿੱਤਾ।੧੬। 


ਫਿਰ ਉਸ ਨੇ ਆਪਣੇ ਦੋਵੇਂ ਹੱਥ ਜ਼ੋਰ ਨਾਲ ਆਪਣੇ ਸਿਰ ਉਤੇ ਮਾਰੇ ਅਤੇ ਗੁੱਸੇ ਨਾਲ 
ਭਰ ਕੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ।੧੭। ਉਸ ਨੇ (ਉਥੇ ਇਕੱਠੇ ਹੋਇਆਂ) ਨੂੰ ਕਿਹਾ ਹੇ ਪਾਕ 
ਮੁਸਲਮਾਨੋਂ! (ਵੇਖੋ ਮੇਰੇ ਨਾਲ ਕੀ ਵਾਪਰਿਆ ਹੈ)। (ਲੋਕਾਂ ਨੇ ਪੁਛਿਆ) ਕਿ ਕਿਸ ਨੇ ਇਨ੍ਹਾਂ `ਨੂੰ 
ਕਤਲ ਕੀਤਾ ਹੈ ਅਤੇ ਕਿਸ ਨੇ ਕਪੜੇ ਲੀਰੋ ਲੀਰ ਕੀਤੇ ਹਨ।੧੮। 


ਉਸ (ਇਸਤਰੀ) ਨੇ ਕਿਹਾ-- ਇਨ੍ਹਾਂ ਦੋਹਾਂ ਨੇ ਮੇਰੇ ਸਾਹਮਣੇ ਸ਼ਰਾਬ ਪੀਤੀ ਅਤੇ ਮਸਤ 
ਹੋ ਗਏ ਅਤੇ (ਫਿਰ) ਫ਼ੌਲਾਦੀ ਤਲਵਾਰਾਂ ਹੌਥ ਵਿਚ ਪਕੜ _ਲਈਆਂ।੧੯। ਉਸ ਨੇ ਇਸ 
ਮਾਰਿਆ ਅਤੇ ਇਸ ਨੇ ਉਸ ਨੂੰ ਮਾਰਿਆ। ਇਉਂ ਮੇਰੇ ਵੇਖਦੇ ਹੋਇਆਂ ਦੋਵੇਂ ਕਤਲ 
ਗਏ।੨0। 


੬0 ॥੨੧੨ 


ਅਫ਼ਸੋਸ ਹੈ ਕਿ ਮੈਨੂੰ ਧਰਤੀ ਵੀ ਥਾਂ ਨਹੀਂ ਦਿੰਦੀ (ਨਹੀਂ ਤਾਂ ਇਸੇ ਵਿਚ ਗ਼ਰਕ ਹੋ 
ਜਾਂਦੀ), ਨ ਹੀ ਮੇਰੇ ਲਈ ਨਰਕ ਦਾ ਦੁਆਰ ਖੁਲ੍ਹਾ ਹੈ।੨੧। ਮੇਰੀਆਂ ਅੱਖਾਂ ਦੇ ਵੇਖਦੇ ਹੋਇਆਂ 
ਇਹ ਕੀ ਵਾਪਰ ਗਿਆ ਹੈ ਕਿ ਇਨ੍ਹਾਂ ਅੱਖਾਂ ਨੇ ਖ਼ੂਨ ਹੁੰਦਿਆਂ ਖ਼ੁਦ ਵੇਖਿਆ ਹੈ।੨੨। 


ਮੇਰੇ ਲਈ ਹੁਣ ਇਹੀ ਵਾਜਬ ਹੈ ਕਿ ਸ਼ਰੀਰ ਨੂੰ ਤਿਆਗ ਕੇ ਸੰਸਾਰ ਤੋਂ ਚਲੀ ਜਾਵਾਂ 
ਜਾਂ ਫ਼ਕੀਰਨੀ ਬਣ ਕੇ ਇਸ ਦੇਸ਼ ਵਿਚੋਂ ਨਿਕਲ ਜਾਵਾਂ।੨੩। ਇਹ ਗੱਲ ਕਹਿ ਕੇ ਉਸ ਨੇ 
ਬਸਤ੍ਰਾਂ ਨੂੰ ਫਾੜ ਦਿੱਤਾ ਅਤੇ ਝਟਪਟ ਜੰਗਲ _ਵਲ ਤੁਰ ਪਈ।੨੪। 


ਉਸ ਨੇ ਜੰਗਲ ਵਿਚ ਜਾ ਕੇ (ਇਕ) ਸੋਹਣੀ ਜਿਹੀ ਸੋਣ ਦੀ ਥਾਂ ਵੇਖੀ। ਉਥੇ ਉਸ ਨੇ 
ਇਕ ਚੰਦੂਮਾ ਵਰਗੀ ਸੁੰਦਰ ਇਸਤਰੀ ਅਤੇ ਮਰਦ ਨੂੰ ਬਲਦ ਉਤੇ ਸਵਾਰ ਹੋਇਆ ਵੇਖਿਆ।੨੫। 
ਉਨ੍ਹਾਂ ਨੇ ਉਸ ਨੂੰ ਪੁਛਿਆ ਕਿ ਐ ਨੇਕ ਇਸਤਰੀ! ਤੂੰ ਸਰੂ ਵਰਗੇ ਪਤਲੀ ਅਤੇ ਭਾਗਾਂ ਭਰੀ 
ਕੌਣ ਹੈਂ?।੨੬। 

ਕੀ ਤੂੰ ਹੂਰ ਹੈਂ, ਪਰੀ ਹੈਂ, ਜਾਂ ਸੰਸਾਰ ਦਾ ਨੂਰ ਹੈਂ, ਆਕਾਸ਼ ਦਾ ਚੰਦੂਮਾ ਹੈਂ ਜਾਂ ਸੰਸਾਰ 
ਦਾ ਸੂਰਜ ਹੈਂ।੨੭। (ਉਸ ਇਸਤਰੀ ਨੇ ਜਵਾਬ ਦਿੱਤਾ--) ਮੈਂ ਨ ਹੂਰ ਹਾਂ, ਨ ਪਰੀ ਹਾਂ ਅਤੇ 
ਨ ਹੀ ਸੰਸਾਰ ਦਾ ਨੂਰ ਹਾਂ। ਮੈਂ 'ਬਿਲਸਿਤਾਂ” ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ।੨੮। 


ਸੀ _ਦਸਮ-ਗ੍ਰੰਥ ਸਾਹਿਬ 


ਕਿ ਈਂ ਰਾ ਬਿਜ਼ਦ ਆਂ ਬਈ ਆਂ ਜਦੌਦ। 

ਬ ਦੀਦਹ ਮਰਾ ਹਰ ਦੁ ਈਂ ਕੁਸ਼ਤਹ ਅੰਦ। ੨0। 
ਦਰੇਗਾ ਮਰਾ ਜਾ _ਜ਼ਿਮੀ ਹਮ ਨ ਦਾਦ। 

ਨ _ਦਹਲੀਜ਼ ਦੋਜ਼ਖ਼ ਮਰਾ ਰਹ _ਕੁਸ਼ਾਦ। _੨੧। 
ਦੁ ਚਸ਼ਮੇ ਮਰਾ ਈਂ ਚਿ ਗਰਦੀਦ ਈਂ। 

ਕਿ ਈਂ ਦੀਦਹੇ ਖ਼ੂਨ ਈਂ ਦੀਦ ਈਂ। ੨੨। 


ਬਿਹਜ਼ ਮਨ _ਤਨੇ ਤਰਕ _ਦੁਨੀਯਾ _ਕੁਨਮ। 

ਫ਼ਕੀਰੇ ਸ਼ਵਮ ਮੁਲਕ _ਚੀ_ਮੇ ਰਵਮ। _੨੩। 
ਬਿ ਗੁਫਤ ਈਂ ਸੁਖ਼ਨ ਰਾ _ਕੁਨਦ ਜਾਮਹ _ਚਾਕ। 
ਰਵਾਂ ਸ਼ੁਦ ਸੂਏ ਦਸਤਖ਼ਤ ਚਾਕ _ਚਾਕ। _੨੪॥। 


ਕਿ ਓ ਜਾ ਬਦੀਦੰਦ ਖੁਸ਼ _ਖਾਬਗਾਹ। 
ਨਿਸ਼ਸਤਹ ਅਸਤੁ ਬਰ ਗਾਉ ਬਾ _ਜ਼ਨ ਚੁ ਮਾਹ। ੨੫। 
ਬ ਪੁਰਸ਼ੀਦ ਓ ਰਾ ਕਿ ਏ ਨੇਕ ਜ਼ਨ। 
ਹਮਾਂਯੂ _ਦਰਖ਼ਤੇ ਚੁ ਸਰਵੇ _ਚਮਨ। _੨੬। 


ਬਨਿਜ਼ਦਸ਼ ਜ਼ੁਬਾਂ ਰਾ _ਬ ਫ਼ੁਰਸਤ _ਕਸੂਦ। _੨੯। 
ਬ _ਦੀਦਨ _ਤੁਰਾ ਮਨ ਬਸ _ਆਜ਼ੁਰਗਦਹਅਮ। 
ਬਿਗੋਈ ਤੁ ਹਰ ਚੀਜ਼ _ਬਖ਼ਸ਼ੀਦਹਅਮ। _੩0। 


ਬਹੰਗਾਮ ਪੀਰੀ ਜਵਾਂ ਮੋ _ਸ਼ਵਮ। 
ਬ ਮੁਲਕੇ ਹੁਮਾਂ ਯਾਰ ਮਨ ਮੇਰਵਮ। _੩੧। 
ਬਦਾਸ਼ਨ ਤੁ _ਦਾਨੀ ਵਗਰ ਈਂ _ਵਫ਼ਾ। 
ਬਯਾਦ _ਆਮਦਸ਼ ਬਦਤਰ _ਈ' ਥੇਵਫ਼ਾ। _੩੨। 


ਵਜ਼ਾਂ ਜਾ _ਬਿਆਮਦ _ਬਗਿਰਦੇ _ਚੁਚਾਹ। 
ਕਜ਼ਾ ਜਾ _ਅਜ਼ੋ ਬੂਦ _ਨਖ਼ਜ਼ੀਰ _ਗਾਹ। _੩੩। 
ਬਸੈਰੇ _ਦਿਗਰ ਰੋਜ਼ ਆਮਦ _ਸ਼ਿਕਾਰ। 
ਚੁ ਮਿਨ ਕਾਲ ਅਜ਼ ਬਾਸ਼ਹੇ ਨੌ _ਬਹਾਰ। _੩੪। 


ਹਿਕਾਇਤਾਂ 7੪੫ 


(ਉਸ ਵਿਅਕਤੀ ਨੇ) ਉਸ ਨੂੰ ਪੁਛਿਆ ਤਾਂ ਉਸ ਨੇ ਪਹਿਲਾਂ ਪ੍ਰਨਾਮ ਕੀਤਾ ਅਤੇ (ਫਿਰ) 


ਕੋਲ ਬੈਠ ਕੇ ਧੀਰਜ ਨਾਲ ਜ਼ਬਾਨ ਨੂੰ ਖੋਲ੍ਹਿਆ।੨੯। ਉਸ (ਵਿਅਕਤੀ) ਨੇ ਇਸਤਰੀ ਨੂੰ ਕਿਹਾ- 
-ਤੈਨੂੰ _ਗਮਗੀਨ ਵੇਖ ਕੇ ਮੈਂ ਦੁਖੀ ਹੋਇਆ ਹਾਂ। ਤੂੰ ਜੋ ਕਹੇਂ, ਉਹੀ ਚੀਜ਼ ਦੇ ਦਿਆਂਗਾ।੩0। 

(ਉਸ ਇਸਤਰੀ ਨੇ ਕਿਹਾ ਮੇਰੀ ਇਹ ਯਾਚਨਾ ਹੈ ਕਿ) ਮੈਂ ਬਿਰਧ ਤੋਂ _ਜਵਾਨ ਹੋ ਜਾਵਾਂ 
ਅਤੇ ਯਾਰ ਦੇ ਮੁਲਕ ਵਲ ਚਲੀ _ਜਾਵਾਂ।੩੧। (ਉਸ ਵਿਅਕਤੀ ਨੇ ਕਿਹਾ--) ਜੇ ਤੂੰ ਆਪਣੀ 
ਬੁੱਧੀ ਵਿਚ ਇਸ ਨੂੰ ਠੀਕ ਸਮਝਦੀ ਹੈਂ, ਤਾਂ ਇਵੇਂ ਹੋਵੇਗਾ। _ਪਰ ਤੈਨੂੰ ਮਾੜੀ ਗੱਲ ਸੁਝੀ 
ਹੈ।੩੨। 

ਉਥੋਂ _ਉਹ ਉਸ ਖੂਹ ਉਤੇ ਆਈ ਜਿਥੇ ਉਸ ਦੇ ਯਾਰ ਦੇ ਸ਼ਿਕਾਰ ਖੇਡਣ ਦੀ ਚਾਹ 
ਸੀ।੩੩। ਦੂਜੇ ਦਿਨ ਉਸ ਦਾ ਯਾਰ ਸ਼ਿਕਾਰ ਖੇਡਣ ਆਇਆ ਜੋ ਬਸੰਤ ਰੁਤ ਦੇ ਬਾਸ਼ੇ ਦੀ ਚੁੰਜ 
ਵਰਗਾ ਲਾਲ _ਸੀ।੩੪। 


ਉਸ ਅਗੋਂ ਇਕ ਵਡੇ ਆਕਾਰ ਵਾਲਾ _ਬਾਰਾਸਿੰਗਾ ਭਜ ਕੇ ਨਿਕਲ ਗਿਆ। ਉਸ ਨੇ ਹਵਾ 
ਦੀ ਚਾਲ ਵਾਲਾ ਘੋੜਾ ਉਸ ਦੇ ਪਿਛੇ ਲਗਾ ਦਿੱਤਾ।੩੫। ਉਹ ਉਸ ਪਿਛੇ ਬਹੁਤ ਦੂਰ ਨਿਕਲ 
ਗਿਆ ਅਤੇ ਉਸ ਨਾਲ ਹੋਰ ਕੋਈ ਨ ਰਿਹਾ। ਉਥੇ ਨ ਪਾਣੀ ਸੀ, ਨ ਖਾਣਾ ਸੀ ਅਤੇ ਨ ਹੀ 
(ਉਸ ਨੂੰ) ਆਪਣੀ ਸੁਰਤ _ਸੀ।੩੬। 


ਅਗੇ ਚਲ ਕੇ ਉਹ _ਬਾਰਾਸਿੰਗਾ ਨੌਜ ਵਾਨ ਇਸਤਰੀ ਦੇ ਰੂਪ ਵਿਚ ਵਟ ਗਿਆ। ਉਸ 
ਵਰਗੀ ਨ ਕੋਈ ਹੂਰ ਸੀ, ਨ ਪਰੀ ਅਤੇ ਨ ਹੀ ਸੰਸਾਰ ਦਾ ਸੂਰਜ।੩੭। ਉਸ ਨੂੰ ਵੇਖ ਕੇ 
ਬਾਦਸ਼ਾਹ ਮੋਹਿਤ ਹੋ _ਗਿਆ। ਉਸ ਨੂੰ ਆਪਣੀ ਕੋਈ ਸੁਰਤ ਨ ਰਹੀ ਅਤੇ ਉਸ ਦੀ ਹੋਸ਼ ਖਤਮ 
ਹੋ _ਗਈ।੩੮। 


(ਉਹ ਉਸ ਸੁੰਦਰੀ ਨੂੰ ਕਹਿਣ ਲਗਾ--) ਮੈਂ ਤੇਰੇ ਅਗੇ ਖ਼ੁਦਾ ਦੀ ਕਸਮ ਖਾਂਦਾ ਹਾਂ ਕਿ 
ਮੈਂ ਤੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਸਮਝਦਾ ਹਾਂ।੩੯। ਉਸ (ਸੁੰਦਰੀ) ਨੇ ਦੋ ਚਾਰ ਵਾਰ 
ਇਨਕਾਰ ਕੀਤਾ, ਪਰ ਅੰਤ ਵਿਚ ਉਸ ਅਨੁਸਾਰ ਕੰਮ _ਕੀਤਾ।੪0। 


ਜ਼ਮਾਨੇ ਦੀ ਬੇਵਫ਼ਾਈ ਦਾ ਚੱਕਰ ਵੇਖੋ ਕਿ _“ਸਿਤਾਦਸ਼` ਮਾਰਿਆ ਗਿਆ ਅਤੇ ਉਸ ਦਾ 
ਕੋਈ ਨਿਸ਼ਾਨ ਤਕ ਨ ਰਿਹਾ।੪੧। ਕਿਥੇ ਹਨ ਬਾਦਸ਼ਾਹ ਕੇ, ਖੁਸਰੋ ਅਤੇ ਜਮਸ਼ੈਦ? ਕਿਥੇ ਹੈ 
ਬਾਦਸ਼ਾਹ ਆਦਮ ਅਤੇ ਮੁਹੰਮਦ।੪8੨। 


ਫਰੇਦੂ, ਇਸਫੰਦਯਾਰ ਕਿਥੇ ਹਨ? ਨ ਦਾਰਾਬ ਨ ਦਾਰਾ (ਕਿਥੇ ਹਨ?) ਇਹ (ਹੋ ਚੁਕੇ 
ਬਾਦਸ਼ਾਹਾਂ ਦੀ) ਗਿਣਤੀ ਵਿਚ ਹੀ ਨਹੀਂ ਆਉਂਦੇ।੪੩। ਸਿਕੰਦਰ ਅਤੇ ਸ਼ੇਰ ਸ਼ਾਹ ਬਾਦਸ਼ਾਹ ਕਿਥੇ 
ਹਨ? ਇਨ੍ਹਾਂ ਵਿਚੋਂ ਇਥੇ ਇਕ ਵੀ ਜੀਉਂਦਾ ਨਹੀਂ _ਹੈ।੪੪। 


ਸੀ _ਦਸਮ-ਗ੍ਰੰਥ ਸਾਹਿਬ 


ਕਿ ਬਰਖਾਸਤ _ਪੇਸ਼ਸ਼ _ਗਵਜ਼ਨੇ _ਅਜ਼ੀਮ। 
ਰਵਾਂ ਕਰਦ _ਅਸਪਸ਼ ਚੁ _ਬਾਦੇ ਨਸੀਮ। _੩੫ 
ਬਸੇ ਦੂਰ _ਗਸ਼ਤਸ਼ ਨ ਮਾਂਦਹ _ਦਿਗਰ। 


ਨ ਆਬੋ ਨ ਤੋਸਹ ਨ ਅਜ਼ ਖੁਦ ਖਬਰ। _੩੬। 


ਵਜ਼ਾਂ ਓ ਸ਼ਵਦ ਬਾ ਤਨੇ ਨੌਜਵਾਂ। 
ਨ ਹੂਰੋ ਪਰੀ _ਆਫ਼ਤਾਬੇ _ਜਹਾਂ। _੩੭। 
ਬ ਦੀਦਨ ਵਜ਼ਾਂ ਸ਼ਾਹਿ _ਆਸ਼ੁਫ਼ਤਹ _ਗਸ਼ਤ। 


ਕਿ ਅਜ਼ ਖੁਦ ਖ਼ਬਰ ਰਫ਼ਤ ਵ ਅਜ਼ ਹੋਸ਼ ਦਸਤ। ੩੮। 


ਕਿ ਕਸਮੇ ਖੁਦਾ ਮਨ ਤੁਰਾ ਮੇ ਕੁਨਮ। 
ਕਿ ਅਜ਼ ਜਾਨ ਜਾਨੀ ਤੁ _ਬਰਤਰ _ਕੁਨਮ। 
ਉਜ਼ਰ _ਕਰਦਉ ਚੂੰ ਦੁ ਸੇ ਚਾਰ _ਬਾਰ। 


ਹਮ ਆਖਰ _ਬਗ਼ੁਫ਼ਤਮ ਵਜ਼ਾਂ _ਕਰਦ _ਕਾਰ। 


ਬੁਬੀਂ _ਗਰਦਸ਼ੇ ਬੇਵਫ਼ਾਈ ਜ਼ਮਾਂ। 

ਕਿ ਖੂੰਨੇ _ਸਿਤਾਦਸ਼ ਨ ਮਾਂਦਸ਼ _ਨਿਸ਼ਾਂ। _੪੧। 
ਕੁਜਾ ਸ਼ਾਹਿ ਕੈ ਖੁਸਰਵੋ _ਜ਼ਾਮ _ਜ਼ਮ। 
ਕੁਜਾ _ਸ਼ਾਹਿ ਆਦਮ ਮੁਹੰਮਦ _ਖਤੌਮ। _੪੨। 


ਫ਼ਰੇਦੂੰ _ਕੁਜਾ _ਸ਼ਾਹਨ _ਇਸਫ਼ੈਦਯਾਰ। 
ਨ _ਦਾਰਾਬ _ਦਾਰਾ _ਦਰਾਮਦ _ਸ਼ੁਮਾਰ। _੪੩। 
ਕੁਜਾ _ਸ਼ਾਹਿ _ਅਸਕੇਦਰੋ ਸ਼ੇਰ _ਸ਼ਾਹ। 


ਕਿ ਯਕ ਹਮ ਨ ਮਾਂਦ ਅਸਤ ਜ਼ਿੰਦਹ _ਬ__ਜਾਹ। ੪੪। 


ਕੁਜਾ ਸ਼ਾਹ ਤੈਮੂਰ _ਬਾਬਰ _ਕੁਜਾਸਤ। 


੩੯। 


80| 


ਹੁਮਾਯੂੰ _ਕੁਜਾ _ਸ਼ਾਹਿ ਅਕਬਰ _ਕੁਜਾਸਤ। _੪੫। 


ਬਿਦਿਹ _ਸਾਕੀਯਾ ਸੁਰਖ _ਰੈਗੇ _ਫ਼ਿਰੈਗ। 
ਖ਼ੁਸ਼ ਆਮਦ ਮਰਾ ਵਕਤ ਜ਼ਦ ਤੇਗ਼ ਜੰਗ। 


ਬ ਮਨ ਦਿਹ ਕਿ ਖ਼ੁਦ ਰਾ ਪਯੋਰਸ ਕੁਨਮ। 
ਬ ਤੇਗ ਆਜ਼ਮਾਈਸ਼ _ਕੋਹਸ _ਕੁਨਮ। _8੭। 


ਦ €ਦ€ ੮੯ ਦੇ 


ਕਮਾਲਸ਼ _ਕਰਾਮਾਤ ਆਜ਼ਮ _ਕਰੀਮ। 

ਰਜ਼ਾ _ਬਖੁਸ਼ _ਰਾਜ਼ਕ _ਰਹਾਕੋ __ਰਹੀਮ। _੧। 
ਬ _ਜਾਕਰ _ਦਿਹੰਦ ਈਂ ਜ਼ਮੀਨੋ _ਜ਼ਮਾਨ। 
ਮਲੂਕੋ_ਮਲਾਯਕ _ਹਮਹ _ਆਂ _ਜਹਾਨ। _੨। 


੪੬। 


੮। 


ਹਿਕਾਇਤਾਂ 7੪੭ 


ਤੈਮੂਰ, ਬਾਬਰ, _ਹਮਾਧੂ ਅਤੇ ਅਕਬਰ _ਬਾਦਸ਼ਾਹ _ਕਿਥੇ ਹਨ __?।੪੫। ਹੇ ਸਾਕੀ! ਮੈਨੂੰ 
ਫ਼ਿਰੰਗ ਦੇਸ਼ ਦੇ ਲਾਲ ਰੰਗ ਦਾ (ਸ਼ਰਾਬ ਦਾ) ਪਿਆਲਾ ਦੇ ਜੋ ਮੈਨੂੰ ਜੰਗ ਵਿਚ ਤਲਵਾਰ ਵਾਹਣ 
ਵੇਲੇ ਚੰਗਾ ਲਗਦਾ _ਹੈ।੪੬। 


ਹੇ ਪ੍ਰਭੂ! ਮੈਨੂੰ (ਉਹ ਪਿਆਲਾ) ਦੇ ਕਿ ਮੈਂ ਆਪਣੇ ਆਪ ਨੂੰ ਲਭ ਸਕਾਂ ਅਤੇ ਤੇਗ ਨਾਲ 
ਵੈਰੀਆਂ ਨੂੰ ਦਬਾ ਸਕਣ ਦਾ ਯਤਨ _ਕਰਾਂ।੪੭।੮। 


ਦ € ੮੯ ੮₹ 


ਉਹ ਪਰਮਾਤਮਾ ਕਰਾਮਾਤ _ਵਿਚ _ਪੂਰਨ ਹੈ _ਅਤੇ ਬਹੁਤ ਕ੍ਰਿਪਾਲੂ _ਹੈ। ਆਪਣੀ _ਰਜ਼ਾ 
(ਖੁਸ਼ੀਆਂ) ਬਖ਼ਸ਼ਣ ਵਾਲਾ, ਰਿਜ਼ਕ ਦੇਣ ਵਾਲਾ, ਛੁਟਕਾਰਾ ਦਿਵਾਉਣ ਵਾਲਾ ਅਤੇ ਬਹੁਤ ਦਿਆਲੂ 
ਹੈ।੧। ਰੌਂਬ ਦਾ ਜ਼ਿਕਰ ਕਰਨ ਵਾਲਿਆਂ ਲਈ ਆਸਮਾਨ ਅਤੇ ਜ਼ਮੀਨ ਦੀ ਸਿਰਜਨਾ ਕਰ ਦਿੱਤੀ 
ਹੈ। ਲੋਕ, ਪਰਲੋਕ, ਸਾਰਾ ਜਹਾਨ ਉਨ੍ਹਾਂ ਦੇ _ਅਧੀਨ ਹੈ।੨। 


ਫ਼ਿਰੰਗ ਦੇਸ਼ ਦੇ ਬਾਦਸ਼ਾਹ ਦੀ ਕਹਾਣੀ ਸੁਣੀਂਦੀ ਹੈ ਜੋ ਆਪਣੀ ਇਸਤਰੀ ਨਾਲ ਪਲੰਘ 
ਉਪਰ _ਬੈਠਾ ਹੋਇਆ ਸੀ।੩। (ਉਸ ਬਾਦਸ਼ਾਹ ਦੀ ਇਸਤਰੀ ਨੇ) ਇਕ ਜੌਹਰੀ ਦੇ ਪੁੱਤਰ ਨੂੰ 
ਵੇਖਿਆ ਜੋ ਸੁੰਦਰ, ਜਵਾਨ ਅਤੇ ਤਕੜਾ _ਸੀ।੪। 


ਰਾਤ ਨੂੰ ਰਾਣੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਜੋ ਉਸ ਨੂੰ ਬਹੁਤ ਸੁੰਦਰ ਅਤੇ 
ਕਦਾਵਰ ਲਗਿਆ।੫। ਉਹ ਦੋਵੇਂ ਇਕ ਦੂਜੇ ਵਿਚ ਮਗਨ ਹੋ _ਗਏ। ਜਦ ਸੁਚੇਤ ਹੋਏ ਤਾਂ ਉਹ 
ਡਰ ਗਏ। (ਬਚਣ ਲਈ) ਇਕ ਜੁਗਤ ਸੋਚੀ।੬। 


ਉਸ (ਰਾਣੀ) ਨੇ ਇਕ ਨਾਈ 
ਜੌਹਰੀ ਦੀ ਦਾੜ੍ਹੀ ਸਾਫ਼ ਕਰ ਦੇਵੇ।੭। 
ਕਿਉਂਕਿ ਉਸ ਦੀ ਸ਼ਕਲ ਮਰਦ ਦੀ ਥਾਂ ਔਰਤ ਵਾਲੀ ਬਣ ਗਈ _ਸੀ।੮ 


ਆਪਣੇ ਪਾਸ ਬੁਲਾਇਆ, ਤਾਂ ਜੋ ਉਹ ਉਸਤਰੇ ਨਾਲ 
ਕੋਈ ਵੀ ਵੇਖਦਾ ਤਾਂ ਇਸ ਗੱਲ ਨੂੰ ਨ ਸਮਝ ਸਕਦਾ 


ਜੋ 


ਹਰ ਇਕ ਨੇ ਜਾਣਿਆ ਕਿ ਉਹ ਇਸਤਰੀ ਹੈ ਕਿਉਂਕਿ ਉਸ ਦਾ ਸ਼ਰੀਰ ਪਰੀ ਵਾਂਗ 
ਚਮਕਦਾ ਸੀ।੯। ਇਕ ਦਿਨ ਉਸ ਨੂੰ ਬਾਦਸ਼ਾਹ ਨੇ ਵੇਖਿਆ ਕਿ ਉਸ ਦੀ ਸੂਰਤ ਬੜੀ ਮਨਮੋਹਣੀ 
ਅਤੇ _ਚੰਦੂਮਾ ਵਾਂਗ ਜੋਤਿਮਾਨ ਹੈ।੧0। 


ਬਾਦਸ਼ਾਹ ਨੇ ਉਸ ਨੂੰ ਪੁਛਿਆ ਕਿ ਐ ਨੇਕ ਬਖ਼ਤ! ਤੂੰ ਬਾਦਸ਼ਾਹ ਦੇ ਲਾਇਕ ਹੈਂ ਅਤੇ 
ਤਖ਼ਤ ਉਤੇ ਬੈਠਣ ਦੇ ਯੋਗ ਹੈਂ।੧੧। ਤੂੰ ਕਿਸ ਦੀ ਔਰਤ ਹੈਂ, ਕਿਸ ਦੀ ਲੜਕੀ ਹੈਂ, ਕਿਹੜੇ 
ਮੁਲਕ ਦੀ ਹੈਂ ਅਤੇ ਕਿਸ ਦੀ ਭੈਣ ਹੈਂ?।੧੨। 


-? ਉਇ 


ਸੀ _ਦਸਮ-ਗ੍ਰੰਥ ਸਾਹਿਬ 


ਹਿਕਾਯਤ ਸ਼ੁਨੀਦੇਮ ਸ਼ਾਹੇ _ਫ਼ਿਰੰਗ। 

ਚੁ ਬਾ ਜ਼ਨਿ ਨਿਸ਼ਸਤੈਦ ਪੁਸ਼ਤੇ ਪਲੰਗ। _੩। 
ਨਜ਼ਰ _ਕਰਦ _ਬਰ _ਬੱਂਚਹ _ਗੌਹਰ _ਨਿਗਾਰ। 
ਬ _ਦੀਦਨ _ਹੁਮਾਯੂ _ਜਵਾਂ _ਉਸਤਵਾਰ। _੪। 
ਬ ਵਕਤੇ ਸ਼ਬ ਓ ਰਾ ਬੁਖ਼ਾਦੰਦ ਪੇਸ਼। 

ਬ _ਦੀਦਨ ਹੁਮਾਯੂ `ਬ _ਬਾਲਾਇ ਬੇਸ਼। _੫। 
ਬਿਆਵੇਖ਼ਤ ਬਾ _`ਓ _ਹਮਹ _ਯਕ _ਦਿਗਰ। 
ਕਿ ਜ਼ਾਹਰ _ਸ਼ਵਦ ਹੋਸ਼ _ਹੈਬਤ _ਹੁਨਰ। _੬। 
ਯਕੇ _ਮੂਇ ਚੀਂ ਰਾ ਬੁਖਾਦੰਦ ਪੇਸ਼। 

ਕਿ ਅਜ਼ ਮੂਇ ਚੀਨੀ _ਬਰਾਵੁਰਦ _ਰੇਸ਼। _੭। 
ਬਰੋ _ਹਰਕਿ _ਬੀਨਦ ਨ __ਦਾਨਦ _ਸੁਖਨ। 
ਕਿ ਅਜ਼ ਰੋਇ ਮਰਦੇ ਸ਼ੁਦਹ ਸ਼ਕਲ _ਜ਼ਨ। _੮। 


ਬਿਦਾਨੰਦ ਹਰਕਸ ਕਿ _ਈ' ਹਮ ਜ਼ਨ ਅਸਤ। 
ਕਿ ਦਰ ਪੈਕਰੇ ਚੂੰ ਪਰੀ ਰੌਸ਼ਨ ਅਸਤ। ੯। 
ਬ ਦੀਦੈਦ ਓ ਰਾ ਯਕੇ ਰੋਜ਼ ਸ਼ਾਹ 

ਕਿ ਮਕਬੂਲ ਸੂਰਤ ਚੁ _ਰਖ਼ਸ਼ਿੰਦਹ _ਮਾਹ। _੧0। 
ਬਿ ਪੁਰਸ਼ੀਦ ਓ ਰਾ ਕਿ ਏ ਨੇਕ ਬਖ਼ੁਤ। 
ਸਜ਼ਾਵਾਰ ਸ਼ਾਹ _ਅਸਤੁ _ਸ਼ਾਯਾਨ _ਤਖਤ। _੧੧। 
ਕਿ ਜ਼ਨ ਤੋ ਕਦਾਮੀ ਕਿਰਾ ਦੁਖ਼ਤਰੀ। 
ਕਿ ਮੁਲਕੇ _ਕਿਰਾ ਰੋ _ਕਿਰਾ _ਖ੍ਹਾਹਰੀ। _੧੨। 
ਬ ਨਜ਼ਰ _ਅੰਦਰੂੰ _ਬਹਰਮੰਦ _ਆਮਦਸ਼। 

ਬ ਦੀਦਨ ਸ਼ਹੇ ਦਿਲ ਪਸੰਦ ਆਮਦਸ਼। _੧੩। 
ਕਨੀਜ਼ਕ _ਯਕੇ _ਰਾ ਬੁਖਾਦੰਦ ਪੇਸ਼। 

ਸ਼ਬੈ _ਗਾਹਿ _ਬ਼ੁਰਦਸ਼ ਦੂੰ _ਖ਼ਾਨਹ _ਖ਼ੇਸ਼। _੧੪। 


ਬਿਗੁਫ਼ਤਾ ਕਿ ਏ ਸਰਵ ਕਦ _ਸੀਮ _ਤਨ। 
ਚਰਾਗੇ _ਫ਼ਲਕ _ਆਫ਼ਤਾਬੇ _ਯਮਨ। _੧੫। 
ਵਜ਼ਾਂ ਬਹਰ ਮਾ ਰਾ ਬ ਤਪਸ਼ੀਦ ਦਿਲ। 
ਕਿ ਮਾਹੀ _ਬਿਅਫ਼ਤਾਦ ਅਜ਼ ਆਬ _ਗਿਲ। _੧੬। 


ਹਿਕਾਇਤਾਂ 7੪੯ 


ਵੇਖਣ ਵਿਚ ਉਹ ਬਹੁਤ ਭਾਗਾਂ ਵਾਲੀ ਲਗੀ। ਉਹ ਬਾਦਸ਼ਾਹ ਨੂੰ ਬਹੁਤ ਪਸੰਦ ਆਈ।੧੩। 
(ਬਾਦਸ਼ਾਹ ਨੇ) ਇਕ ਦਾਸੀ ਨੂੰ ਆਪਣੇ ਕੋਲ ਬੁਲਾਇਆ ਅਤੇ ਰਾਤ ਵੇਲੇ ਉਸ ਨੂੰ ਆਪਣੇ ਘਰ 
ਲੈ ਗਿਆ।੧੪। 


ਕਹਿਣ ਲਗਾ ਕਿ ਅਜ ਮੈਂ ਸਰੂ ਵਰਗੇ ਕਦ ਵਾਲੀ ਅਤੇ ਚਾਂਦੀ ਦੇ ਸਮਾਨ ਰੰਗ ਵਾਲੀ 
ਇਸਤਰੀ ਵੇਖੀ ਹੈ ਜੋ _ਆਕਾਸ਼ੀ ਦੀਪਕ (ਚੰਦਰਮਾ) ਵਰਗੀ ਸੁੰਦਰ ਅਤੇ ਸੂਰਜ ਵਰਗੀ ਜੋਤਿਮਾਨ 
ਹੈ।੧੫। ਉਸ ਲਈ ਮੇਰਾ ਦਿਲ ਤੜਪ ਰਿਹਾ ਹੈ ਜਿਵੇਂ ਮਛਲੀ ਪਾਣੀ ਤੋਂ ਨਿਕਲ ਕੇ ਚਿਕੜ 
ਵਿਚ ਡਿਗ ਕੇ ਤੜਪਦੀ ਹੈ।੧੬। 


ਹੇ ਫੁਲਵਾੜੀ ਵਾਂਗ _ਖਿੜੀ ਹੋਈ ਮੇਰੀ ਦੂਤੀਏ ! ਮੇਰੀ ਵਫ਼ਾਦਾਰ ਯਾਰ _ਕੋਲ _ਜਾ।੧੭। 
ਜੇ ਤੂੰ ਉਸ ਨੂੰ ਮੇਰੇ ਕੋਲ ਲੈ ਆਏਗੀ ਤਾਂ ਮੈਂ ਮੋਹਰਾਂ ਦੀ ਭਰੀ ਹੋਈ ਥੈਲੀ ਤੈਨੂੰ 
ਦੇਵਾਂਗਾ।੧੮। 


ਬਾਦਸ਼ਾਹ ਦੀ ਗੌਲ ਸੁਣ ਕੇ ਨੌਕਰਾਣੀ ਚਲ ਪਈ ਅਤੇ ਉਥੇ ਪਹੁੰਚ ਕੇ ਸਿਰ ਤੋਂ ਪੈਰਾਂ 
ਤਕ ਸਾਰੀ ਗੱਲ ਦਸ _ਦਿੱਤੀ।੧੯। ਨੌਕਰਾਣੀ ਦੀ ਜ਼ਬਾਨ ਤੋਂ _ਇਹ ਗੱਲ ਸੁਣ ਕੇ, ਉਸ ਨੂੰ 
ਆਪਣੀ ਸ਼ਕਲ ਅਤੇ ਇਸਤਰੀ ਵਾਲੇ ਬਸਤ੍ਰ ਬਹੁਤ ਮਾੜੇ _ਲਗੇ।੨0। 


ਜੇ ਸੈਂ ਆਪਣਾ ਭੇਦ ਪ੍ਰਗਟਾਇਆ, ਤਾਂ ਫਿਰ ਸੰਸਾਰ ਵਿਚ ਮੇਰਾ ਕੀ ਕਿਰਦਾਰ 
ਹੋਵੇਗਾ।੨੧। (ਉਸ ਨੇ ਰਾਣੀ ਨੂੰ ਕਿਹਾ--) ਹੇ ਮੇਰੀ ਯਾਰ! ਬਾਦਸ਼ਾਹ ਮੈਨੂੰ ਚਾਹੁੰਦਾ ਹੈ। ਹੇ _ ਮੇਰੀ 
ਵਫ਼ਾਦਾਰ! ਮੈਨੂੰ ਆਪਣੀ ਸਲਾਹ ਦੇ (ਕਿ ਕੀ ਕਰਾਂ)।੨੨। 


ਜੇ ਤੂੰ ਕਹੇਂ ਤਾਂ ਮੈਂ ਇਸ ਥਾਂ ਤੋਂ ਗੁੰਮ ਹੋ ਜਾਵਾਂ। ਜੇ ਕਹੇਂ ਤਾਂ ਅਜ ਹੀ ਇਥੋਂ ਚਲਾ 
ਜਾਵਾਂ।੨੩। (ਰਾਣੀ ਨੇ ਉੱਤਰ ਦਿੱਤਾ--) ਤੁੰ ਨ ਡਰ, ਮੈਂ ਤੇਰਾ ਕੋਈ ਨ ਕੋਈ ਉਪਾ ਕਰਦੀ 


ਹਾਂ। ਉਸ ਦੇ ਵੇਖਦੇ ਹੋਇਆਂ ਤੈਨੂੰ ਚਾਰ ਮਹੀਨੇ ਕੋਲ ਰਖਾਂਗੀ।੨੪। 


(ਇਹ _ਕਹਿ ਕੇ) ਰਾਣੀ ਉਸ ਨੂੰ (ਰਾਣੀ ਨਾਲ) ਇਕ ਮੰਜੇ ਉਤੇ ਬੇਸੁਰਤ ਹੋ ਕੇ ਸੌਂ 
ਗਈ। ਇਸ ਦੀ ਖ਼ਬਰ ਦਾਸੀ ਨੇ ਸ਼ੇਰ ਵਰਗੇ ਬਾਦਸ਼ਾਹ ਨੂੰ ਦਿੱਤੀ।੨੫। ਦਾਸੀ ਦੇ ਮੂੰਹ ਤੋਂ ਇਹ 
ਗੋਲ ਸੁਣ ਕੇ ਬਾਦਸ਼ਾਹ ਸਿਰ ਤੋਂ ਪੈਰਾਂ ਤਕ ਗੁੱਸੇ ਨਾਲ ਕੰਬਣ _ਲਗਾ।੨੬। 


ਉਸ ਨੇ ਦਾਸੀ ਨਾਲ ਆ ਕੇ ਉਸ ਨੂੰ (ਰਾਣੀ ਨਾਲ) ਸੁੱਤਾ ਹੋਇਆ ਵੇਖਿਆ ਅਤੇ ਸਿਰ ਤੋਂ 
ਲੈ ਕੇ ਪੈਰਾਂ ਤਕ ਸੂਰਜ ਵਾਂਗ ਤਪ ਗਿਆ।੨੭। ਬਾਦਸ਼ਾਹ ਨੇ ਸਮਝਿਆ ਕਿ ਇਸ ਨੇ (ਮੇਰੀ ਨੀਅਤ) 
ਨੂੰ ਭਾਂਪ ਲਿਆ ਹੈ। ਇਸ ਲਈ ਉਸ ਦਿਨ ਦੀ ਇਹ ਖੁਬਰਦਾਰ ਹੋ ਗਈ ਹੈ।੨੮। 


ਸੀ _ਦਸਮ-ਗ੍ਰੰਥ ਸਾਹਿਬ 


ਰਵਾਂ _ਸ਼ੁਦ _ਕਨੀਜ਼ਕ _ਸ਼ੁਨੀਦ _ਈ' _ਸੁਖ਼ਨ। 
ਬਿਗੋਯਦ ਸੁਖ਼ਨ ਰਾ _ਜ਼ਿ ਸਰ ਤਾਬ _ਬੁਨ। _੧੯। 
ਜ਼ੁਬਾਨੀ ਕਨੀਜ਼ਕ ਸ਼ੁਨੀਦੀ' ਸੁਖ਼ਨ। 

ਬ _ਪੇਚੀਦ ਬਰ ਖੁਦ ਜ਼ਿ _ਪੌਸ਼ਾਕ ਜ਼ਨ। _੨0। 


ਕਿ ਜ਼ਾਹਰ _ਕੁਨਾਨੀਦ ਅਸਬਾਬ _ਖੋਸ਼। 

ਕਿ ਦੀਦਨ ਜਹਾਂ ਰਾ ਬ ਕਿਰਦਾਰ ਖੇਸ਼। _੨੧। 
ਬਖਾਹਦ ਮਰਾ _ਸ਼ਾਹਿ ਏ ਯਾਰ ਮਾ। 

ਮਰਾ _ਮਸਲਿਹਤ _ਦਿਹ ਵਫ਼ਾਦਾਰ ਮਾ। _੨੨। 
ਤੁ ਗੋਈ ਮਨਈਂ' ਜਾ ਗੁਰੇਜ਼ਾ _ਸ਼ਵਮ। 

ਕਿ ਇਮ ਰੋਜ਼ ਅਜ਼ ਜਾਇ ਖੇਜ਼ਾ ਸ਼ਵਮ। _੨੩। 
ਨ ਤਰਸੀ _ਇਲਾਜੇ _ਤੁਰਾ ਮਨ _ਕੁਨਮ। 

ਬ _ਦੀਦਨ ਵਜ਼ਾ ਚਾਰ _ਮਾਹੇ ਨਿਹਮ। _੨੪। 
ਚੁ ਖੁਸ਼ਪੀਦ ਯਕ ਜਾਇ ਚੂੰ ਬੇ ਖ਼ਬਰ। 


ਖ਼ਬਰ ਗਸ਼ਤ _ਸ਼ੁਦ ਸ਼ਾਹ _ਓ_ ਸ਼ੇਰ _ਨਰ। _੨੫॥ 
ਦਹਾਨੇ _ਕਨੀਜ਼ਕ _ਸ਼ੁਨੀਦ ਈਂ _ਸੁਖ਼ਨ। 


ਬਜੁੰਬਸ਼ _ਬਲਰਜ਼ੀਦ _ਸਰ ਤਾਬ _ਬੁਨ। _੨੬। 


ਬਿਯਾਮਦ _ਕਜ਼ੋ ਜਾਇ _ਓ ਖੁਫ਼ਤਹ _ਦੀਦ। 
ਜ਼ਿ ਸਰਤਾ ਕਦਮ ਹਮ ਚੁ _ਮਿਹਰਸ਼ ਤਪੀਦ। ੨੭। 
ਬਿਦਾਨਦ ਕਿ ਈਂ ਰਾ ਖੁਬਰਦਾਰ ਸ਼ੁਦ। 
ਬ ਰੋਜ਼ੇ ਅਜ਼ਾ ਈਂ _ਖੁਬਰਦਾਰ ਸ਼ੁਦ। _੨੮। 


ਬਿਖੁਸ਼ਪੀਦ ਯਕ ਜਾ __ਯਕੇ ਖਾਬ __ਗਾਹ। 
ਮਰਾ _ਦਾਵ ਅਫ਼ਤਦ ਨ ਯਜ਼ਦਾਂ ਗਵਾਹ। _੨੯। 
ਜੁਦਾਗਰ _ਬੁਬੀਂਨਮ ਅਜ਼ ਈਂ ਖ਼ਾਬ _ਗਾਹ। 
ਯਕੇ _ਜੁਫ਼ਤ _ਬਾਸ਼ਮ _ਚੁ _ਖੁਰਸ਼ੈਦ _ਮਾਹ। _੩0। 
ਵਜ਼ਾਂ ਰੋਜ਼ _ਗਸ਼ਤਹ _ਬਿਯਾਮਦ _ਦਿਗਰ। 
ਹੁਮਾਂ ਖੁਫ਼ਤਹ ਦੀਦੇ ਯਕੇ ਜਾ _ਬਬਰ। _੩੧। 
ਦਰੇਗਾ _ਅਜ਼ੀ' ਗਰ ਜੁਦਾ _ਯਾਫ਼ਤਮ। 
ਯਕੇ __ਹਮਲਹ ਚੂੰ ਸ਼ੇਰ _ਨਰ _ਸਾਖ਼ਤਮ। _੩੨। 


ਦਿਗਰ ਰੋਜ਼ _ਰਫ਼ਤਸ਼ _ਸਿਯਮ _ਆਮਦਸ਼। 

ਬ ਦੀਦੇਦ ਯਕ _ਜਾਇ ਬਰ _ਤਾਫ਼ਤਸ਼। _੩੩। 
ਬ ਰੋਜ਼ੇ ਚੁ ਆਮਦ ਬ ਦੀਦੇਦ ਜੁਫ਼ਤ। 

ਬ ਹੈਰਤ ਫ਼ਰੋ _ਰਫ਼ਤ ਬਾ _ਦਿਲ _ਬਿਗੁਫ਼ਤ। ੩੪੧ 


ਹਿਕਾਇਤਾਂ 7੫੧ 


ਇਹ ਦੋਵੇਂ ਇਕੋ ਥਾਂ ਇਕੱਠੀਆਂ ਸੁੱਤੀਆਂ ਹੋਈਆਂ ਹਨ। ਇਸ ਲਈ ਮੇਰਾ ਦਾਓ ਨਹੀਂ 
ਲਗਦਾ। ਖੁਦਾ ਗਵਾਹ ਹੈ।੨੯। ਇਸ ਨੂੰ ਜੇ ਸੌਣ ਵਾਲੀ ਥਾਂ ਤੋਂ ਵਖਰਾ ਵੇਖ ਲਵਾਂ, ਤਾਂ ਮਸਿਆ 
ਦੀ ਰਾਤ ਵਾਂਗ ਸੂਰਜ ਤੇ ਚੰਦ੍ਰਮਾ ਦੇ ਸਮਾਨ ਇਸ ਨਾਲ ਜੁੜ _ਜਾਵਾਂ।੩0। 


ਉਸ ਦਿਨ ਬਾਦਸ਼ਾਹ ਚਲਾ ਗਿਆ। ਦੂਜੇ ਦਿਨ ਫਿਰ ਆਇਆ। ਉਨ੍ਹਾਂ ਨੂੰ ਗਲਵਕੜੀ ਪਾਏ 
ਹੋਇਆਂ ਸੱਤਾ ਵੇਖਿਆ।੩੧। ਖੇਦ ਹੈ ਜੇ ਇਸ ਨੂੰ ਮੈਂ (ਰਾਣੀ ਤੋਂ) ਅਲਗ ਵੇਖ ਲੈਂਦਾ ਤਾਂ ਮੈਂ 
ਇਸ ਉਤੇ ਸ਼ੇਰ ਵਾਂਗ ਇਕੋ ਵਾਰ ਹਮਲਾ ਕਰ ਦਿੰਦਾ।੩੨। 

ਦੂਜੇ ਦਿਨ ਵੀ ਪਰਤ ਗਿਆ ਅਤੇ ਤੀਜੇ ਦਿਨ (ਫਿਰ) ਆਇਆ। ਉਨ੍ਹਾਂ `ਨੂੰ ਇਕੋ ਥਾਂ 
ਸੁੱਤਾ ਵੇਖ ਕੇ ਮੁੜ ਗਿਆ।੩੩। ਚੌਥੇ ਦਿਨ ਆਇਆ ਤਾਂ ਫਿਰ (ਉਨ੍ਹਾਂ ਨੂੰ) ਇਕੱਠਾ ਪਿਆ 
ਹੋਇਆ _ਵੇਖਿਆ। ਹੈਰਾਨ ਹੋਕੇ ਪਰਤ ਗਿਆ ਅਤੇ ਦਿਲ ਵਿਚ ਕਹਿਣ ਲਗਾ।੩੪। 


ਅਫ਼ਸੋਸ ਹੈ ਕਿ ਜੇ ਇਸ ਨੂੰ ਮੈਂ ਵਖਰਿਆਂ ਵੇਖ ਲੈਂਦਾ ਤਾਂ ਇਸ ਦੀ ਕਮਾਨ ਵਿਚ ਤੀਰ 
ਚੜ੍ਹਾ ਲੈਂਦਾ।੩੫। ਮੈਂ ਨ ਦੁਸ਼ਮਨ ਨੂੰ ਵੇਖਿਆ ਹੈ ਅਤੇ ਨ ਹੀ ਉਸ ਨੂੰ ਤੀਰ ਵਿਚ ਪਰੋਇਆ 
ਹੈ। ਨ ਉਸ ਮਾੜੇ ਆਦਮੀ ਨੂੰ ਮਾਰਿਆ ਹੈ ਅਤੇ ਨ ਕੈਦ ਹੀ ਕੀਤਾ ਹੈ।੩੬। 


ਬਾਦਸ਼ਾਹ ਛੇਵੇਂ ਦਿਨ ਆਇਆ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਵੇਖਿਆ। ਉਸ ਨੇ ਬਹੁਤ ਵਟ 
ਖਾਇਆ ਅਤੇ ਆਪਣੀ ਜ਼ਬਾਨ ਤੋਂ ਇੰਜ ਕਿਹਾ--।੩੭। ਮੈਂ ਵੈਰੀ ਨੂੰ ਵੇਖਿਆ ਨਹੀਂ ਹੈ, ਇਸ 
ਕਰ ਕੇ ਕਤਲ ਕਰ ਕੇ ਟੋਟੇ ਟੋਟੇ ਨਹੀਂ ਕੀਤਾ। ਅਫ਼ਸੋਸ ਹੈ ਕਿ ਮੈਂ ਕਮਾਨ ਵਿਚ ਤੀਰ ਨਹੀਂ 
ਰਖ _ਸਕਿਆ।੩੮। 


ਅਫ਼ਸੋਸ ਹੈ ਕਿ ਮੈਂ ਦੁਸ਼ਮਨ ਨਾਲ ਬਗਲਗੀਰ ਨਹੀਂ ਹੋਇਆ। ਖੇਦ ਹੈ ਕਿ ਇਕ ਦੂਜੇ 
ਨੂੰ ਮਿਲ ਕੇ ਡਿਗੇ ਵੀ ਨਹੀਂ ਹਾਂ।੩੯। ਦੂਜੀ ਤਰ੍ਹਾਂ ਦੀ ਸੋਚ ਕਾਰਨ ਬਾਦਸ਼ਾਹ ਨੇ ਹਕੀਕਤ ਨੂੰ 
ਪਛਾਣਿਆ ਨਹੀਂ। ਉਹ ਸਿਰ ਤੋਂ ਧੈਰਾਂ ਤਕ ਮੋਹਿਤ ਹੋ ਚੁਕਿਆ ਸੀ।੪0। 


ਉਸ ਬੇਖ਼ਬਰ ਬਾਦਸ਼ਾਹ ਵਲ ਵੇਖੋ ਕਿ ਕੀ ਕੰਮ ਕਰ ਰਿਹਾ ਹੈ। ਜੋ ਮਾੜਾ ਕੰਮ ਹੈ, ਉਸ 
ਨੂੰ ਕਰਨਾ ਚਾਹੁੰਦਾ ਹੈ।੪੧। ਵੇਖੋ ਕਿ ਉਹ ਮੂਰਖ ਕਿਤਨਾ ਦੁਖਦਾਇਕ ਕੰਮ ਕਰ ਰਿਹਾ ਹੈ। 


ਬਿਨਾ ਪਾਣੀ ਦੇ ਹੀ ਆਪਣਾ ਸਿਰ ਮੁੰਨਵਾ ਰਿਹਾ ਹੈ।੪੨। 


ਹੇ ਸਾਕੀ! ਮੈਨੂੰ ਹਰੇ ਰੰਗ ਵਾਲਾ (ਸ਼ਰਾਬ ਦਾ) ਪਿਆਲਾ ਬਖ਼ਸ਼ ਤਾਂ ਜੋ ਮੈਂ ਆਪਣੀ 
ਸ਼ਰਧਾ ਦਾ ਭਰਿਆ ਪੂਰਾ ਖ਼ਜ਼ਾਨਾ ਅਰਪਿਤ _ਕਰ _ਸਕਾਂ।੪੩। ਹੇ ਸਾਕੀ! ਮੈਨੂੰ ਹਰੇ ਰੰਗ _ਦਾ 
ਪਿਆਲਾ _ਬਖੁਸ਼ ਜੋ _ਵੈਰੀਆਂ ਨੂੰ _ਢਾਹਣ ਵੇਲੇ ਮੇਰੇ _ਕੰਮ ਆਵੇ।੪੪।੯। 


੭2੫੨ 


ਸੀ _ਦਸਮ-ਗ੍ਰੰਥ ਸਾਹਿਬ 


ਕਿ ਹੈਫ਼ ਅਸਤ ਆਂ ਰਾ ਜੁਦਾ ਯਾਫ਼ਤਮ। 
ਕਿ _ਤੀਰੇ _ਕਮਾ _ਅੰਦਰੂੰ _ਸਾਖ਼ਤਮ। _੩੫। 
ਨ ਦੀਦੇਮ ਦੁਸ਼ਮਨ ਨ ਦੋਜ਼ਨ _ਬਤੀਰ। 

ਨ ਕੁਸ਼ਤਮ _ਅਦੂਰਾ ਨ _ਕਰਦਮ _ਅਸੀਰ। _੩੬। 


ਸ਼ਸ਼ਮ ਰੋਜ਼ ਆਮਦ _ਬ _ਦੀਦਹ ਵਜ਼ਾਂ। 
ਬ ਪੇਚਸ਼ ਦਰਾਵਖਤ _ਗੁਫ਼ਤ ਅਜ਼ ਜ਼ੁਬਾਂ। _੩੭। 
ਨ ਦੀਦੇਮ ਦੁਸ਼ਮਨ ਕਿ ਰੇਜ਼ੇਮ ਖੂੰ। 
ਦਰੇਗਾ _ਨ _ਕੈਬਰ _ਕਮਾਂ _ਅੰਦਰੂ। _੩੮। 
ਦਰੇਗਾ __ਬ ਦੁਸ਼ਮਨ ਨ _ਆਵੇਖਤਮ। 
ਦਰੇਗਾ ਨਾ ਬਾ __ਯਕ _ਦਿਗਰ ਰੇਖ਼ਤਮ। _੩੯। 
ਹਕੀਕਤ _ਸ਼ਨਾਸ਼ਦ _ਨ ਹਾਲੇ _ਦਿਗਰ। 
ਕਿ ਮਾਯਲ ਬਸੇ ਗਸ਼ਤ ਓ ਤਾਬ ਸਰ। 80। 


ਬੁਬੀਂ ਬੇਖ਼ਬਰ _ਰਾ _ਚਕਾਰੇ _ਕੁਨਦ। 
ਕਿ ਕਾਰੇ _ਬਦਸ਼ _ਇਖ਼ਤਯਾਰੇ _ਕੁਨਦ। _੪੧। 
ਬੁਬੀਂ ਬੇ ਖ਼ਬਰ _ਬਦ _ਖ਼ਰਾਸ਼ੀ _ਕੁਨਦ। 
ਕਿ ਬੇਆਬ ਸਰ ਖੁਦ _ਤਰਾਸ਼ੀ _ਕੁਨਦ। _੪੨। 


ਬਿਦਿਹ _ਸਾਕੀਯਾ _ਜਾਮ _ਸਬਜ਼ੇ _ਮਰਾ। 

ਕਿ ਸਰਬਸਤਹ ਮਨ ਗੰਜ _ਬਖ਼ਸ਼ਮ ਤੁਰਾ। ੪੩। 

ਬਿਦਿਹ _ਸਾਕੀਯਾ _ਸਾਗਰੇ ਸਬਜ਼ _ਫ਼ਾਮ। 

ਕਿ ਖਸਮ _ਅਫ਼ਕਨੋ _ਵਕਤਹ _ਸਤਸ਼ ਬ __ਕਾਮ। ੪੪। ੯। 
ਨ '6 ੮€₹ ਦ₹ 

ਗਫ਼ੂਰੋ _ਗੁਨਹ _ਬਖ਼ਸ਼ _ਗਾਫ਼ਲ _ਕੁਸ਼ _ਅਸਤ। 

ਜਹਾਂ ਰਾ ਤੁਈਂ ਬਸਤੁ _ਈ' ਬੈਦੁਬਸਤ। _੧। 

ਨ ਪਿਸਰੋ ਨ _ਮਾਦਰ _ਬਿਰਾਦਰ _ਪਿਦਰ। 

ਨ ਦਾਮਾਦੁ ਦੁਸ਼ਮਨ ਨ ਯਾਰੇ _ਦਿਗਰ। _੨। 


ਸ਼ੁਨੀਦਮ _ਸੁਖਨ ਸ਼ਾਹਿ _ਮਾਯੋਦਰਾਂ। 

ਰੌਸ਼ਨ ਦਿਲੋ ਨਾਮ ਰੌਸ਼ਨ ਜ਼ਮਾਂ। ੩। 
ਨਾਮਸ਼ _ਵਜ਼ੀਰਸਤ ਸਾਹਿਬ _ਸ਼ਊਰ। 
ਸਾਹਿਬ ਦਿਮਾਗ ਅਸਤ ਜ਼ਾਹਰ _ਜ਼ਹੂਰ। _੪। 


ਹਿਕਾਇਤਾਂ 7੫੩ 


ਦ ਦ ੮€ ਦੇ 


%< 


ਦਯਾ ਕਰਨ ਵਾਲਾ ਪਰਮਾਤਮਾ ਗੁਨਾਹਾਂ ਨੂੰ ਬਖਸ਼ਣ ਵਾਲਾ ਅਤੇ ਰੌਬ ਤੋਂ ਮੁਨਕਰ ਬੈਦਿਆਂ 
ਨੂੰ ਮਾਰਨ ਵਾਲਾ ਹੈ। ਸਾਰੇ ਸੰਸਾਰ ਦੀ ਵਿਵਸਥਾ ਤੂੰ ਆਪ ਹੀ ਕਰਦਾ ਹੈਂ।੧। ਉਸ ਪਰਮਾਤਮਾ 
ਦਾ ਨ ਕੋਈ ਪੁੰਤਰ ਹੈ, ਨ ਪਿਤਾ ਹੈ, ਨ ਮਾਤਾ, ਨ ਭਰਾ ਹੈ, ਨ ਜਵਾਈ ਹੈ, ਨ ਵੈਰੀ ਹੈ 
ਅਤੇ ਨ ਹੀ ਕੋਈ ਯਾਰ ਹੈ। (ਉਸ ਵਰਗਾ) ਕੋਈ ਦੂਜਾ ਨਹੀਂ _ਹੈ।੨। 


ਮੈਂ ਮਾਯੰਦਰਾਂ ਦੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ, ਜੋ ਰੌਸ਼ਨ ਦਿਲ ਵਾਲਾ ਸੀ। ਉਸ ਦਾ 
ਨਾਂ ਦੁਨੀਆ ਵਿਚ ਬਹੁਤ ਪ੍ਰਸਿੱਧ ਹੋਇਆ ਸੀ।੩। ਉਸ ਦੇ ਸੂਝਵਾਨ ਵਜ਼ੀਰ ਦਾ ਨਾਮ 'ਸਾਹਿਬ” 
(?) ਸੀ, ਜੋ ਚੰਗੀ ਬੁੱਧੀ ਦਾ ਮਾਲਕ ਅਤੇ ਪ੍ਰਗਟ ਪਰਤਾਪ ਵਾਲਾ _ਸੀ।੪। 


ਉਸ ਦੇ ਪੁੱਤਰ ਦਾ ਨਾਂ _'ਰੌਸ਼ਨ ਜ਼ਮੀਰ” _ਸੀ। _ਉਹ _ਬਹੁਤ ਸੁੰਦਰ ਸਰੂਪ ਵਾਲਾ ਅਤੇ 
ਸਰਦਾਰਾਂ ਦਾ ਸਰਦਾਰ _ਸੀ।੫। ਉਸ ਬਾਦਸ਼ਾਹ ਦਾ ਨਾਮ 'ਰੌਸ਼ਨ ਦਿਲ” ਸੀ। ਉਸ ਨੇ ਆਪਣੀ 
ਬਹਾਦਰੀ ਨਾਲ ਵੈਰੀਆਂ ਦਾ ਧੂੰਆਂ ਕਢ ਦਿੱਤਾ ਸੀ _(ਭਾਵ-- ਨਸ਼ਟ _ਕਰ ਦਿੱਤਾ ਸੀ)।੬। 


ਉਸ ਦਾ ਇਕ ਵਜ਼ੀਰ ਬਹੁਤ ਹੋਸ਼ਮੰਦ ਸੀ। ਉਹ ਪੂਜਾ ਨੂੰ ਪਾਲਣ ਵਾਲਾ ਅਤੇ ਵੈਰੀਆਂ 
ਨਸ਼ਟ ਕਰਨ ਵਾਲਾ ਸੀ।੭। (ਵਜ਼ੀਰ) ਦੀ ਲੜਕੀ ਦੀਵੇ ਦੀ ਰੌਸ਼ਨੀ ਵਰਗੀ ਸੀ ਅਤੇ ਉਸ 
ਨਾਮ _'ਰੌਸ਼ਨ ਦਿਮਾਗ਼” ਸੀ।੮। 


ਪ੍ਰ 0੨੧੨ 


ਬੋਚੇ ਬਹੁਤ ਦਿਨਾਂ ਤਕ ਵੇਹਲੇ ਫਿਰਦੇ ਰਹੇ ਸਨ।੯। ਉਨ੍ਹਾਂ ਨੂੰ ਰੂਮ ਦੇਸ਼ ਦੇ ਸੂਝਵਾਨ ਮੌਲਵੀ 
ਪਾਸ ਪੜ੍ਹਨ ਲਈ ਬਿਠਾਇਆ _ਗਿਆ। ਬਾਦਸ਼ਾਹ ਨੇ ਉਸ ਨੂੰ ਧਨ ਅਤੇ ਜਾਗੀਰ ਬਖ਼ਸ਼ੀ।੧0। 


ਉਸ ਥਾਂ ਤੇ ਹੋਰ ਵੀ ਕਈ ਬੱਚੇ ਪੜ੍ਹਨ ਲਈ ਬੈਠੇ ਸਨ। ਹਰ ਬੱਚਾ ਆਪਣੀ ਕਿਤਾਬ 
ਵਿਚੋਂ ਸਬਕ ਪੜ੍ਹਦਾ ਸੀ।੧੧। ਹਰ ਬੱਚਾ ਆਪਣੀ ਬਗਲ ਵਿਚ ਰਖ ਕੇ ਕਿਤਾਬ ਲਿਆਉਂਦਾ ਸੀ 
ਅਤੇ ਤੌਰੇਤ ਤੇ ਅੰਜੀਲ ਨੂੰ ਵੀ (ਸਭ) ਅਦਬ _ਅਦਾਬ _ਨਾਲ ਲਿਆਉਂਦੇ ਸਨ।੧੨। 


(ਉਥੇ) ਸੱਤ ਭਾਸ਼ਾਵਾਂ ਪੜ੍ਹਾਉਣ ਲਈ ਦੋ ਸਕੂਲ ਬਣਾਏ ਗਏ _ਸਨ। ਇਕ _ਵਿਚ ਲੜਕੇ 
ਅਤੇ ਦੂਜੇ _ਵਿਚ ਲੜਕੀਆਂ _ਪੜ੍ਹਦੀਆਂ _ਸਨ।੧੩। ਮੁੰਡਿਆਂ ਨੂੰ ਇਕ ਚੰਗਾ ਸਿਆਣਾ ਮੌਲਵੀ 
ਪੜ੍ਹਾਉਂਦਾ ਸੀ ਅਤੇ ਕੁੜੀਆਂ ਨੂੰ ਇਕ _ਬੁੌਂਧੀਮਾਨ ਇਸਤਰੀ ਪੜ੍ਹਾਉਂਦੀ ਸੀ।੧੪। 


ਉਨ੍ਹਾਂ ਦੋਹਾਂ (ਮਦਰਸਿਆਂ) ਵਿਚ ਇਕ ਦੀਵਾਰ ਸੀ। ਇਕ ਪਾਸੇ ਲੜਕੇ ਅਤੇ ਦੂਜੇ ਪਾਸੇ 
ਲੜਕੀਆਂ ਪੜ੍ਹਦੀਆਂ ਸਨ।੧੫। ਹਰ ਇਕ ਹੁਨਰ ਦੀ ਉਹ ਦੋਵੇਂ (ਬੋਚੇ) ਸਿਖਿਆ ਲੈਂਦੇ ਸਨ ਅਤੇ 
ਇਲਮ ਵਿਚ ਇਕ ਦੂਜੇ ਤੋਂ ਅਗੇ ਵਧਣ _ਦਾ ਯਤਨ _ਕਰਦੇ ਸਨ।੧੬। 


ਸੀ _ਦਸਮ-ਗ੍ਰੰਥ ਸਾਹਿਬ 


ਵਜ਼ੀਰ _ਯਕੇ _ਬੂਦ _ਓ ਹੋਸ਼ਮੰਦ। 

ਰਈਯਤ _ਨਿਵਾਜ਼ ਅਸਤ ਦੁਸ਼ਮਨ _ਗਜ਼ੇਦ। _੭। 
ਵਜ਼ਾਂ _ਦੁਖਤਰੇ _ਹਸਤ ਰੌਸ਼ਨ _ਚਰਾਗ਼। 

ਕਿ ਨਾਮੇ ਅਜ਼ਾਂ ਬੂਦ _ਰੌਸ਼ਨ _ਦਿਮਾਗ। _੮। 

ਬ _ਮਕਤਬ _ਸਪੁਰਦੰਦ ਹਰ ਦੋ _ਤਿਫ਼ਲ। 

ਕਿ ਤਿਫ਼ਲਸ਼ ਬਸੇ ਰੋਜ਼ _ਗਸ਼ਤੰਦ _ਖ਼ਿਜ਼ਲ। _੯। 
ਨਿਸ਼ਸਤੰਦ _ਦਾਨਾਇ ਮੌਲਾਇ ਰੂਮ। 

ਕਿ _ਦਿਰਮਸ਼ _ਬਬਖ਼ਸ਼ੀਦ ਆਂ ਮਰਜ਼ _ਬੂਮ। _੧0। 


ਨਿਸ਼ਸਤੌਦ ਦਰ ਆਂ ਜਾਇ ਤਿਫ਼ਲੇ ਬਸੇ। 
ਬੁਖਾਂਦੇ ਸੁਖ਼ਨ ਅਜ਼ ਕਿਤਾਬ _ਹਰ _ਕਸੇ। _੧੧। 
ਬ __ਬਗ਼ਲ ਅੰਦਰ _ਆਰੈਦ ਹਰ _ਯਕ _ਕਿਤਾਬ। 
ਜ਼ਿ ਤਉਰੇਤ _ਅੰਜੀਲ _ਵਜਹੇ _ਅਦਾਬ। _੧੨। 


ਦੁ ਮਕਤਬ _ਕੁਨਾਨੀਦ ਹਫ਼ਤ ਅਜ਼ ਜ਼ੁਬਾਂ। 
ਯਕੇ _ਮਰਦ ਬੁਖ਼ਾਂਦਦ _ਦੀਗਰ _ਜ਼ਨਾਂ। _੧੩। 
ਕਿ ਤਿਫ਼ਲਾ ਬੁਖ਼ਾਦੇਦ ਮੁਲਾਂ ਖੁਸ਼ਸ਼। 
ਜ਼ਨਾਰਾ ਬੁਖਾਂਦੋਦ ਜ਼ਨੇ _ਫ਼ਾਜ਼ਲਸ਼। _੧੪। 
ਵਜ਼ਾਂ _ਦਰਮਿਯਾਂ _ਬੂਦ ਦੀਵਾਰ ਜ਼ੀਂ। 

ਯਕੇ ਆਂ ਤਰਫ਼ ਬੂਦ _ਯਕੇ ਤਰਫ਼ ਈਂ। _੧੫। 


ਸਬਕ _ਬੁਰਦ ਹਰ ਦੋ ਜ਼ਿ ਹਰ ਯਕ _ਹੁਨਰ। 
ਇਲਮ _ ਕਸ਼ਮਕਸ਼ ਕਰਦ ਬਾ __ਯਕ _ਦਿਗਰ। _੧੬। 


ਸੁਖ਼ਨ ਹਰ _ਯਕੇ _ਰਾਂਦ ਹਰ _ਯਕ _ਕਿਤਾਬ। 
ਜ਼ੁਬਾਂ ਫ਼ਰਸ਼ ਅਰਬੀ _ਬਿਗੋਯਦ _ਜਵਾਬ। _੧੭। 
ਇਲਮ ਰਾ `_ਸੁਖਨ ਰਾਂਦ ਬਾ _ਯਕ _ਦਿਗਰ। 


ਜ਼ਿ ਕਾਮਲ ਜ਼ਿ _ਜ਼ਾਯਲ _ਜ਼ਿ _ਨਾਰਦ _ਸਿਯਰ। _੧੮। 


ਕਿ ਸ਼ਮਸ਼ੇਰ _ਇਲਮੋ _ਅਲਮਬਰ _ਕਸ਼ੀਦ। 
ਬਹਾਰੇ ਜਵਾਨੀ _ਬ _ਹਰਦੋ _ਰਸ਼ੀਦ। _੧੯। 
ਬਹਾਰਸ਼ ਦਰ _ਆਮਦ _ਗੁਲੇ _ਦੋਸਤਾਂ। 
ਬਜੁੰਬਸ਼ ਦਰਾਮਦ ਸਹੇ _ਚੀਸਤਾਂ। _੨0। 


ਬਰਖੁਸ਼ ਅੰਦਰ ਆਮਦ _ਸ਼ਹਿਨਸ਼ਾਹਿ _ਚੀਂ। 
ਬਖ਼ੂਬੀ _ਦਰਾਮਦ _ਤਨੇ _ਨਾਜ਼ਨੀਂ _੨੧। 
ਬ ਖ਼ੂਬੀ ਦਰ ਆਮਦ _ਗੁਲੇ _ਬੋਸਤਾਂ। 
ਬ ਐਸ਼ ਅੰਦਰ ਆਮਦ _ਦਿਲੇ ਦੋਸਤਾਂ। ੨੨। 


ਹਿਕਾਇਤਾਂ 7੫੫ 


ਹਰ ਇਕ ਬਚਾ ਹਰ ਇਕ ਕਿਤਾਬ ਤੋਂ ਸਬਕ ਪੜ੍ਹਦਾ ਸੀ ਅਤੇ ਜਵਾਬ ਅਰਬੀ ਫ਼ਾਰਸੀ 
ਜ਼ਬਾਨਾਂ ਵਿਚ ਦਿੰਦੇ ਸਨ।੧੭। ਨਿਪੁਣ, ਮੂਰਖ, ਚਾਲਾਕ ਅਤੇ ਚੌਗੇ ਵਿਵਹਾਰ ਵਾਲੇ ਬੌਚੇ ਪੜ੍ਹਾਈ 
ਸੰਬੰਧੀ ਇਕ ਦੂਜੇ _ਨਾਲ ਗੱਲਾਂ _ਕਰਦੇ ਹੁੰਦੇ ਸਨ।੧੮। 


ਦੋਹਾਂ ਨੇ ਵਿਦਿਆ ਦੀ ਤਲਵਾਰ ਦਾ ਝੰਡਾ ਚੁਕ ਲਿਆ (ਭਾਵ1 ਪੜ੍ਹਾਈ ਵਿਚ ਮਗਨ ਹੋ 
ਗਏ) ਅਤੇ ਦੋਹਾਂ ਉਤੇ ਜਵਾਨੀ ਦੀ ਬਹਾਰ ਆ ਗਈ।੧੯। ਬਾਗ਼ ਦੇ ਉਹ ਦੋਵੇਂ ਫੁਲ ਬਹਾਰ 
ਵਿਚ ਆ ਗਏ (ਭਾਵ--ਭਰ ਜਵਾਨ ਹੋ ਗਏ) ਅਤੇ ਚੀਨ ਦੇ ਬਾਦਸ਼ਾਹ (ਅਰਥਾਤ! ਕਾਮ ਦੇਵ) 
ਵੀ ਜੋਸ਼ ਵਿਚ ਆ ਗਿਆ।੨0। 


(ਲੜਕੇ ਦੇ ਸ਼ਰੀਰ ਵਿਚ) ਚੀਨ ਦੇ ਬਾਦਸ਼ਾਹ (ਕਾਮ ਦੇਵ) ਨੇ ਚਮਕਾਰਾ ਮਾਰਿਆ ਅਤੇ 
ਲੜਕੀ ਦੇ ਸ਼ਰੀਰ ਵਿਚ ਵੀ ਸੁੰਦਰਤਾ ਨੇ ਹੁਲਾਰਾ ਲਿਆ।੨੧। ਬਾਗ਼ ਦਾ ਫੁਲ (ਭਾਵ ਲੜਕਾ) 
ਸੁੰਦਰਤਾ ਵਿਚ ਆਇਆ (ਭਾਵ! ਜਵਾਨੀ ਨੇ ਖੂਬ ਰੰਗ ਬੈਨ੍ਹਿਆ) ਅਤੇ ਦੋਸਤਾਂ ਨਾਲ ਮਿਲ ਕੇ 
ਦਿਲ ਦੀਆਂ ਖੁਸ਼ੀਆਂ _ਮੰਨਾਉਣ ਲਗਾ।੨੨। 


ਮਦਰਸੇ ਦੀ ਦੀਵਾਰ ਵਿਚ ਇਕ ਚੂਹਾ ਰਹਿੰਦਾ ਸੀ, ਜਿਸ ਕਰ ਕੇ ਉਸ ਦੀਵਾਰ ਵਿਚ 
ਮੋਰੀ ਹੋ ਗਈ ਸੀ।੨੩। ਸੰਸਾਰ ਦੇ ਦੀਵੇ ਵਰਗੀ ਲੜਕੀ ਅਤੇ ਯਮਨ ਦੇ ਸੂਰਜ ਵਰਗਾ ਲੜਕਾ 
ਉਸ ਮੋਰੀ ਵਿਚੋਂ ਇਕ ਦੂਜੇ ਨੂੰ ਵੇਖਦੇ ਸਨ।੨੪। 
ਸੰਸਾਰ ਦੀ ਸੁਰਤ ਜਾਂਦੀ ਰਹੀ।੨੫। ਉਹ ਦੋਵੇਂ ਆਪਸ ਵਿਚ ਪ੍ਰੇਮ ਕਾਰਨ ਇਤਨੇ ਉਲਝ _ਗਏ 
ਕਿ ਉਨ੍ਹਾਂ ਦੇ ਹੱਥਾਂ ਵਿਚੋਂ ਲਗਾਮਾਂ ਛੁਟ ਗਈਆਂ ਅਤੇ ਪੈਰ ਰਕਾਬਾਂ ਵਿਚੋਂ ਨਿਕਲ ਗਏ (ਭਾਵ- 
-ਉਨ੍ਹਾਂ ` ਨੂੰ ਸਭ ਸੁੱਧ ਬੁੱਧ _ਭੁਲ ਗਈ)।੨੬। 

(ਉਨ੍ਹਾਂ ਦੇ ਜਮਾਤੀਆਂ ਨੇ ਅਜਿਹੀ ਹਾਲਤ ਵੇਖ ਕੇ) ਦੋਹਾਂ ਨੂੰ ਪੁਛਿਆ ਕਿ ਐ ਨੇਕ ਸੁਭਾ 
ਵਾਲਿਓ! ਅਤੇ ਸੂਰਜ ਅਤੇ ਚੰਦੂਮਾ ਵਾਂਗ ਸੁੰਦਰ ਸਰੂਪ ਵਾਲਿਓ! ਤੁਹਾਨੂੰ ਦੋਹਾਂ ਨੂੰ ਕੀ ਹੋ _ ਗਿਆ 
ਹੈ।੨੭। ਉਨ੍ਹਾਂ ਦੇ ਇਸ ਹਾਲ ਵਿਚੋਂ ਗੁਜ਼ਰਨ ਕਾਰਨ, ਦੋਹਾਂ ਨੂੰ ਪੜ੍ਹਾਉਣ ਵਾਲੇ ਉਸਤਾਦ ਅਤੇ 
ਅਧਿਆਪਕਾ ਨੇ ਬੁਲਾ ਕੇ ਪੁਛਿਆ।੨੮। 


ਐ ਚੰਦੂਮਾ ਵਰਗੀ! ਅਤੇ ਐ ਸੰਸਾਰ ਦੇ ਸੂਰਜ! ਤੁਸੀਂ ਕਮਜ਼ੋਰ ਕਿਉਂ ਹੁੰਦੇ ਜਾ ਰਹੇ ਹੋ। 
ਇਸ ਦਾ ਕੀ ਕਾਰਨ ਹੈ।੨੯। ਹੇ ਮੇਰੀ ਜਾਨ! ਤੁਹਾਨੂੰ ਕੀ ਦੁਖ ਹੈ ਅਤੇ ਤੁਸੀਂ ਕਿਉਂ ਨਿਰਬਲ 
ਹੁੰਦੇ ਜਾ ਰਹੇ ਹੋ।੩0। 


(ਤੁਸੀਂ ਆਪਣਾ) ਦੁਖ ਦਸੋ ਕਿ ਕੋਈ ਇਲਾਜ _ਕਰਾਂ। ਤੁਹਾਡੀ ਮਰਜ਼ ਲਈ ਦਵਾ 
ਦਿਆਂ।੩੧। ਉਨ੍ਹਾਂ ਨੇ ਇਹ ਬੋਲ ਸੁਣ ਕੇ ਕੋਈ ਜਵਾਬ ਨ ਦਿੱਤਾ ਅਤੇ ਇਸ਼ਕ ਦੀ ਝਾਲ ਨ 
ਝਲਦੇ ਹੋਇਆਂ (ਗਰਦਨਾਂ) ਨੀਵੀਆਂ ਕਰ _ਲਈਆਂ।੩੨। 


ਸੀ _ਦਸਮ-ਗ੍ਰੰਥ ਸਾਹਿਬ 
ਜ਼ਿ ਦੇਵਾਰ ਜੋ _ਅੰਦਰੂੰ _ਮੂਸ _ਹਸਤ। 
ਜ਼ਿ ਦੇਵਾਰ ਓ ਹਮ ਚੂੰ ਸੂਰਾਖ _ਗਸ਼ਤ। _੨੩। 
ਬ ਦੀਦਨ ਅਜ਼ਾਂ ਅੰਦਰੂ ਹਰ _ਦੁ _ਤਨ। 
ਚਰਾਗੇ ਜਹਾਂ ਆਫ਼ਤਾਬੇ _ਯਮਨ। _੨੪। 
ਚੁਨਾ ਇਸ਼ਕ _ਆਵੇਖ਼ਤ ਹਰ ਦੋ _ਨਿਹਾਂ। 
ਕਿ ਇਲਮਸ਼ ਰਵਦ ਦਸਤ ਹੋਸ਼ ਅਜ਼ ਜਹਾਂ। ੨੫। 
ਚੂਨਾ ਹਰ ਦੁ ਆਵੇਖ਼ਤ _ਬਾਹਮ _ਰਗੇਬ। 
ਕਿ ਦਸਤ ਅਜ਼ ਇਨਾਰਫ਼ਤ ਪਾ ਅਜ਼ _ਰਕੇਬ। _੨੬। 


ਬ ਪੁਰਸ਼ੀਦ ਹਰ ਦੋ ਕਿ ਏ ਨੇਕ ਖੋਇ। 
ਕਿ ਏ ਆਫ਼ਤਾਬੇ ਜਹਾਂ ਮਾਹ _ਰੋਇ। ੨੭। 
ਕਿ ਈਂ ਹਾਲ ਗੁਜ਼ਰਦ ਬ ਆਂ ਹਰ ਦੋ ਤਨ। 
ਬਿ ਪੁਰਸ਼ੀਦ ਅਖ਼ਵੰਦ _ਵ _ਅਖ਼ਵੰਦ ਜ਼ਨ। _੨੮। 


ਚਰਾਗੇ _ਫ਼ਲਕ ਆਫ਼ਤਾਬੇ _ਜਹਾਂ। 

ਚਰਾ _ਲਾਗਰੀ _ਗਸ਼ਤ _ਵਜਹੇ ਨੂਮਾਂ। ੨੯। 
ਚਿ _ਆਜ਼ਾਰ _ਗਸ਼ਤਹ _ਬੁਗੋ ਜਾਨ _ਮਾ। 

ਕਿ ਲਾਗ਼ਰ ਚਰਾ _ਗਸ਼ਤੀ ਏ ਜਾਨ ਮਾ। ੩0। 


ਅਜ਼ਾਰਸ਼ _ਬੁਗੋ ਤਾ _ਇਲਾਜੇ _ਕੁਨਮ। 

ਕਿ ਮਰਜ਼ੇ ਸ਼ੁਮਾ ਰਾ `ਖਿਰਾਜ਼ੇ _ਕੁਨਮ। _੩੧। 
ਸ਼ੁਨੀਦ ਈ' ਸੁਖ਼ਨ ਰਾ ਨ ਦਾਦਸ਼ ਜਵਾਬ। 
ਫ਼ਰੋਂ ਬੁਰਦ ਹਰ ਦੋ ਤਨੇ ਇਸ਼ਕ _ਤਾਬ। _੩੨। 
ਚੁ ਗੁਜ਼ਰੀਦ ਬਰਵੈ ਦੁ ਸੇ ਚਾਰ ਰੋਜ਼। 
ਬਰਾਮਦ ਦੁ ਤਨ ਹਰ ਦੋ ਗੇਤੀ ਫ਼ਰੋਜ਼। ੩੩। 
ਬਰੋ ਦੂਰ _ਗਸ਼ਤੰਦ _ਤਿਫ਼ਲੀ _ਗੁਬਾਰ। 

ਕਿ _ਮੁਹਰਸ਼ _ਬਰ _ਆਵੁਰਦ ਚੂੰ _ਨੌਬਹਾਰ। _੩੪। 
ਵਜ਼ਾਂ ਫ਼ਾਜ਼ਲਸ਼ _ਬੂਦ _ਦੁਖ਼ਤਰ _ਯਕੇ। 

ਕਿ ਸੂਰਤ ਜਮਾਲ ਅਸਤ _ਦਾਨਸ਼ _ਬਸ਼ੇ। _੩੫। 
ਸ਼ਨਾਸੀਦ ਓ ਰਾ ਜ਼ਿ ਹਾਲਤ ਵਜ਼ਾਂ। 
ਬਗੁਫ਼ਤਸ਼ ਦਰੂੰ _ਖ਼ਿਲਵਤਸ਼ ਖ਼ੁਸ਼ _ਜ਼ੁਬਾਂ। _੩੬। 
ਕਿ ਏ ਸਰਵ ਕਦ ਮਾਹ ਰੋ _ਸੀਮ ਤਨ। 
ਚਰਾਗੇ _ਫ਼ਲਕ _ਆਫ਼ਤਾਬੇ _ਯਮਨ। _੩੭। 
ਜੁਦਾਈ ਮਰਾ ਅਜ਼ ਤੁਰਾ _ਕਤਰਹ _ਨੋਸਤ। 
ਬ ਦੀਦਨ ਦੂ _ਕਾਲਬ _ਬ _ਗੁਫ਼ਤਮ ਯਕੇਸਤ। _੩੮। 


ਹਿਕਾਇਤਾਂ 7੫੭ 


ਜਦੋਂ ਦੋ ਚਾਰ ਦਿਨ ਬੀਤ ਗਏ ਤਾਂ ਲੋਕਾਂ ਵਿਚ ਉਨ੍ਹਾਂ ਦੇ ਸਰੂਪ ਪ੍ਰਗਟ ਹੋ ਗਏ (ਭਾਵ 
ਉਨ੍ਹਾਂ ਦੇ ਇਸ਼ਕ ਦੀਆਂ ਗੱਲਾਂ ਹੋਣ _ਲਗੀਆਂ)।੩੩। ਉਨ੍ਹਾਂ _ਉਤੋਂ ਬਚਪਨ ਦਾ ਗੁਬਾਰ ਦੂਰ ਹੋ 
ਗਿਆ ਅਤੇ ਬਸੰਤ ਰੁਤ ਵਾਂਗ ਜਵਾਨੀ ਦਾ ਸੂਰਜ ਚਮਕ _ਪਿਆ।੩੪। 


ਉਸ ਵਿਦਵਾਨ (ਮੋਲਵੀ) ਦੀ ਇਕ ਲੜਕੀ ਸੀ_ਜੋ ਬਹੁਤ ਸੁੰਦਰ ਅਤੇ ਸੂਝਵਾਨ ਸੀ।੩੫। 
ਉਸ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਪਛਾਣ ਲਿਆ ਅਤੇ ਨਿਵੇਕਲੀ ਥਾਂ ਵਿਚ (ਲੜਕੀ ਨੂੰ) ਮਿੱਠੀ 
ਜ਼ਬਾਨ ਨਾਲ _ਪੁਛਿਆ--।੩੬। 


ਹੇ ਸਰੂ ਦੇ ਕਦ ਵਰਗੀ, ਚੰਦਰਮਾ ਵਰਗੇ ਮੁਖ ਵਾਲੀ ਅਤੇ ਚਾਂਦੀ ਵੈਨੇ ਸ਼ਰੀਰ ਵਾਲੀ, 
ਆਕਾਸ਼ ਦੇ ਦੀਪਕ ਅਤੇ ਸੂਰਜ ਵਰਗੇ ਤੇਜ ਵਾਲੀ!।੩੭। ਮੇਰੇ ਅਤੇ ਤੇਰੇ ਵਿਚ ਜ਼ਰਾ ਜਿੰਨਾ ਵੀ 
ਅੰਤਰ ਨਹੀਂ _ਹੈ। ਵੇਖਣ ਵਿਚ ਭਾਵੇਂ ਸਾਡੇ ਦੋ ਸ਼ਰੀਰ ਹਨ ਪਰ ਕਹਿਣ ਵਿਚ ਅਸੀਂ ਇਕ 
ਹਾਂ।੩੮। 


ਤੂੰ ਮੈਨੂੰ ਆਪਣਾ ਹਾਲ ਦਸ ਕਿ ਤੇਰੇ ਨਾਲ ਕੀ ਬੀਤਦੀ ਹੈ। (ਤੇਰੀ ਇਸ ਹਾਲਤ ਨੂੰ 
ਵੇਖ ਕੇ) ਮੇਰੀ ਜਾਨ ਅਤੇ ਜਿਗਰ ਸੜਦਾ ਹੈ।੩੯। ਜੋ ਯਾਰਾਂ ਤੋਂ ਗੱਲ ਲੁਕਾਉਂਦਾ ਹੈ, ਉਹ 
ਗੁਨਾਹ ਕਰਦਾ ਹੈ। ਜੇ ਤੂੰ ਸਚ _ਦਸਿਆ ਤਾਂ ਮੇਰਾ ਮਨ ਠੀਕ ਹੋ ਜਾਵੇਗਾ।੪0। 


ਤੂੰ ਮੈਨੂੰ ਸਚ ਦਸ ਦੇ, ਮੈਂ ਕਿਸੇ ਹੋਰ ਨੂੰ ਨਹੀਂ ਦਸਾਂਗੀ। (ਅਜਿਹਾ ਕਰ ਕੇ) ਤੂੰ ਮੇਰੇ 
ਜਿਗਰ ਦਾ ਖੂਨ ਧੋ ਦੇ।੪੧। ਯਾਰਾਂ ਤੋਂ ਗੱਲ ਨੂੰ ਛੁਪਾਣਾ ਗੁਨਾਹ ਹੈ। ਵਜ਼ੀਰਾਂ ਤੋਂ _ਰਾਜਿਆਂ ਦਾ 
ਕੋਈ ਵੀ ਗੱਲ ਲੁਕਾਣਾ ਪਾਪ ਹੈ।੪੨। 


(ਮਿਤਰਾਂ ਨੂੰ) ਆਪਣੀ ਗੱਲ ਕਹਿਣੀ ਅਤੇ ਸਹੀ ਰੂਪ ਵਿਚ ਦਸਣੀ ਚੰਗੀ ਹੁੰਦੀ ਹੈ। ਸਚ 
ਬੋਲਣਾ ਦਿਲ ਨੂੰ ਸਾਫ਼ ਕਰਦਾ ਹੈ।੪੩। (ਮੁੱਲਾਂ ਦੀ ਲੜਕੀ ਨੇ) ਕਈ ਵਾਰ ਪੁਛਿਆ, ਪਰ ਉਸ 
(ਲੜਕੀ) ਨੇ ਕੋਈ ਉੱਤਰ ਨ _ਦਿੱਤਾ। _ਗੱਲ ਪੁਛਣ ਲਈ (ਮੁੱਲਾਂ ਦੀ ਲੜਕੀ ਨੇ) ਬੜੀਆਂ 
ਮਿੱਠੀਆਂ ਮਿੱਠੀਆਂ ਗੱਲਾਂ _ਕੀਤੀਆਂ।੪8੪। 

(ਮੁੱਲਾਂ ਦੀ ਲੜਕੀ ਨੇ) ਇਕ ਮਜਲਿਸ ਦਾ ਆਯੋਜਨ _ਕੀਤਾ ਜਿਸ _ਵਿਚ _ਰਾਗ _ਰੰਗ 
ਦੇ ਨਾਲ ਸ਼ਰਾਬ ਵੀ ਪੀਤੀ ਗਈ। _ਉਸ ਮਜਲਿਸ ਵਿਚ ਹਾਜ਼ਰ ਸਾਰੇ ਮਸਤ ਹੋ __ਗਏ।੪੫। 
ਸ਼ਰਾਬ ਨਾਲ ਸਭ ਮਸਤ ਹੋ ਗਏ। ਉਨ੍ਹਾਂ ਨੇ ਜਿਗਰ ਦੇ ਜ਼ਖ਼ਮਾਂ ਨੂੰ ਜ਼ਬਾਨ ਤੋਂ ਬਾਹਰ ਕਢ 
ਦਿੱਤਾ।੪੬। 


ਸਭ ਜਿਵੇਂ ਗੱਲਾਂ ਕਰਦੇ ਸਨ ਉਸੇ ਤਰ੍ਹਾਂ ਦੀਆਂ ਕਰਨ ਲਗ ਪਏ, ਪਰ ਉਹ ਲੜਕੀ 
ਆਪਣੇ ਮਹਿਬੂਬ ਦੇ ਨਾਂ ਤੋਂ ਭਿੰਨ ਹੋਰ ਕੁਝ ਨਹੀਂ ਸੀ _ਕਹਿੰਦੀ।੪੭। (ਮੁੱਲਾਂ ਦੀ ਲੜਕੀ ਨੇ) 
ਇਕ ਹੋਰ ਮਜਲਿਸ ਬੁਲਾਈ ਜਿਸ ਵਿਚ ਵਾਜੇ ਗਾਜੇ ਦੀ ਵਿਵਸਥਾ ਸੀ। ਇਹ ਸੁੰਦਰ ਅਤੇ ਚੈਗੇ 
ਜਵਾਨਾਂ ਵਾਸਤੇ ਸੀ।੪੮। 


੭੫੮ 


ਸੀ _ਦਸਮ-ਗ੍ਰੰਥ _ਸਾਹਿਬ 


ਬ ਮਨ ਹਾਲ ਗੋ ਤਾ ਚਿ ਗੁਜ਼ਰਦ ਤੁਰਾ। 
ਕਿ ਸੋਜ਼ਦ ਹਮਹ ਜਾਨ ਜਿਗਰੇ _ਮਰਾ। _੩੯। 
ਕਿ ਪਿਨਹਾਂ ਸੁਖ਼ਨ _ਕਰਦ ਯਾਰਾਂ _ਖਤਾਸਤ। 
ਅਗਰ _ਰਾਸ ਗੋਈ ਤੁ ਬਰ ਮਨ ਰਵਾਸਤ। _੪0। 
ਕਿ _ਦੀਗਰ _ਬਗੋਯਮ _ਮਰਾ __ਰਾਸਤ ਗੌ। 
ਕਿ ਅਜ਼ ਖ਼ੂਨ ਜਿਗਰੇ _ਮਰਾ_ਤੋਂ _ਬਿਸ਼ੋ। _੪੧। 
ਸੁਖ਼ਨ _ਦੁਜ਼ਦਗੀ _ਕਰਦ ਯਾਰਾਂ _ਖ਼ਤਾਸਤ। 
ਅਮੀਰਾਨ ਦੁਜ਼ਦੀ ਵਜ਼ੀਰਾਂ _ਖ਼ਤਾਸਤ। _੪੨। 


ਸੁਖ਼ਨ _ਗੁਫ਼ਤਨੇ _ਰਾਸਤ _ਗੁਫ਼ਤਨ ਖੁਸ਼ _ਅਸਤ। 

ਕਿ ਹਕ ਗੁਫ਼ਤਨੋ ਹਮ ਚੁ _ਸਾਫ਼ੀ ਦਿਲ ਅਸਤ। _੪੩। 
ਬਸੇ _ਬਾਰ _ਗੁਫ਼ਤਸ਼ ਜਵਾਬੋ ਨ _ਦਾਦ। 

ਜਵਾਥੇ ਜ਼ੁਬਾਂ _ਸੁਖ਼ਨ _ਸ਼ੀਰੀ _ਕੁਸ਼ਾਦ। _੪੪। 


ਯਕੇ ਮਜਲਿਸ _ਆਰਾਸਤ ਬਾ _ਰੋਦ _ਜਾਮ। 
ਕਿ ਹਮ ਮਸਤ ਸ਼ੁਦ ਮਜਲਸੇ `ਓ ਤਮਾਮ। ੪੫। 
ਬ ਕੈਫ਼ਸ਼ ਹਮਹ ਹਮ ਚੁ ਆਵੇਖ਼ਤੰਦ। 

ਕਿ ਜ਼ਖ਼ਮੇ ਜਿਗਰ _ ਬਾਜ਼ੁਬਾਂ _ਰੇਖਤੰਦ। _੪੬। 


ਸੁਖ਼ਨ ਬਾ _ਜ਼ੁਬਾਂ ਹਮ ਚੁ _ਗੋਯਦ _ਮੁਦਾਮ। 
ਨ ਗੋਯਦ ਬਜੁਜ਼ ਸੁਖ਼ਨ _ਮਹਬੂਬ _ਨਾਮ। _੪੭। 
ਦਿਗਰ ਮਜਲਿਸ _ਆਰਾਸਤ ਬਾ _ਰੋਦ _ਚੰਗ। 
ਜਵਾਨਾਨ _ਸ਼ਾਇਸਤਹੇ ਖ਼ੂਬ _ਰੰਗ। _੪੮। 


ਹਮਹ ਮਸਤ ਖੋ _ਸ਼ੁਦ ਹਮਹ ਖ਼ੂਬ _ਮਸਤ। 

ਇਨਾਨੇ _ਫ਼ਜ਼ੀਲਤ _ਬਰੂੰ ਸ਼ੁਦ _ਜ਼ਿ _ਦਸਤ। _੪੯। 
ਹਰਾ ਕਸ ਕਿ ਅਜ਼ ਇਲਮ ਸੁਖ਼ਨਸ਼ _ਬਿਰਾਂਦ। 
ਕਿ ਅਜ਼ ਥੇਖੁਦੀ ਨਾਮ _ਹਰਦੋਂ _ਬੁਖਾਂਦ। _੫0। 


ਚੁ ਇਲਮੋ _ਫ਼ਜ਼ੀਲਤ _ਫਰਾਮੋਸ਼ _ਗਸ਼ਤ। 
ਬੁਖਾਦੰਦ ਬਾ _ਯਕ _ਦਿਗਰ ਨਾਮ _ਮਸਤ। _੫੧। 
ਹਰਾਂ ਕਸ ਕਿ _ਦੇਰੀਨਹ ਰਾ ਹਸਤ _ਦੋਸਤ। 
ਜ਼ੁਬਾਂ ਖ਼ੁਦ _ਕੁਸ਼ਾਯਿੰਦਹ ਅਜ਼ _ਨਾਮ _ਓਸਤ। _੫੨। 


ਸ਼ਨਾਸ਼ਿਦ ਕਿ _ਈ' ਗੁਲ ਸੁਖ਼ਨ ਆਸ਼ਕ _ਅਸਤ। 
ਬ ਗੁਫ਼ਤਨ ਹੁਮਾਯੂੰ _ਸੁਬਕ _ਤਨ ਖ਼ੁਸ਼ ਅਸਤ। _੫੩। 
ਕਿ ਅਜ਼ ਇਸ਼ਕ ਵ ਅਜ਼ ਮੁਸ਼ਕ ਅਜ਼ ਖ਼ਮਰ ਖੂੰ। 
ਕਿ _ਪਿਨਹਾਂ ਨ ਮਾਂਦ ਅਸਤ ਆਮਦ _ਬਰੂੰ। _੫੪। 


ਹਿਕਾਇਤਾਂ 7੫੯ 


ਇਸ ਵਿਚ ਮਸਤ ਸੁਭਾ ਵਾਲੇ ਰਾਗ ਰੰਗ ਵਿਚ ਮਸਤ ਹੋ _ਗਏ। ਸਭ ਦੇ ਹੱਥੋਂ ਆਪਣੀ 
ਵਡਿਆਈ ਦੀਆਂ ਵਾਗਾਂ ਛੁਟ ਗਈਆਂ।੪੯। ਜਿਨ੍ਹਾਂ ਨੇ ਵੀ ਉਨ੍ਹਾਂ ਨਾਲ ਇਲਮ ਦੀ ਗੱਲ ਚਲਾਈ, 
ਤਾਂ ਉਹ ਮਸਤੀ ਵਿਚ ਆਪਣੇ ਆਪਣੇ ਮਿਤਰ ਦਾ ਨਾਮ ਲਈ ਜਾ ਰਹੇ ਸਨ।੫0। 


ਜਦੋਂ ਇਲਮ ਦੀ ਵਡਿਆਈ ਉਹ ਭੁਲ ਗਏ, ਤਾਂ ਉਹ ਇਕ ਦੂਜੇ ਦਾ ਨਾਮ ਬੋਲਣ ਲਗ 
ਗਏ।੫੧। ਜਿਸ ਦਾ ਕੋਈ ਪੁਰਾਣਾ ਮਿਤਰ ਸੀ, ਉਹ ਉਸੇ ਦਾ ਨਾਮ ਜ਼ਬਾਨ ਤੋਂ ਬੋਲ ਰਿਹਾ 
ਸੀ।੫੨। 


(ਮੁੱਲਾਂ ਦੀ ਲੜਕੀ ਨੇ) ਗੱਲਾਂ ਤੋਂ ਪਛਾਣ ਲਿਆ ਕਿ ਇਹ ਦੋਵੇਂ ਫੁਲ ਇਕ ਦੂਜੇ ਦੇ 
ਆਸ਼ਕ ਹੋ ਗਏ ਹਨ। ਉਹ ਬੋਲਣ ਦੇ ਮਿਠੇ ਅਤੇ ਸ਼ਰੀਰ ਦੇ ਕੋਮਲ ਹਨ।੫੩। ਇਸ਼ਕ, ਮੁਸ਼ਕ, 
ਸ਼ਰਾਬ ਅਤੇ ਖ਼ੂਨ ਲੁਕਾਇਆਂ ਲੁਕਦੇ ਨਹੀਂ, ਬਾਹਰ _ਆ_ ਜਾਂਦੇ ਹਨ।੫੪। 


ਸਾਰੇ ਸ਼ਹਿਰ ਵਿਚ ਇਹ ਗੱਲ ਧੁੰਮ ਗਈ ਕਿ ਬਾਦਸ਼ਾਹ ਦਾ ਲੜਕਾ ਅਤੇ ਵਜ਼ੀਰ ਦੀ 
ਲੜਕੀ ਪੂਰੀ ਖੁਲ੍ਹ ਨਾਲ ਪ੍ਰੇਮ ਕਰਦੇ ਹਨ।੫੫। ਬਾਦਸ਼ਾਹ ਨੇ ਇਹ _ਗੌਲ ਸੁਣ ਕੇ ਦੋ ਬੇੜੀਆਂ 
ਮੰਗਵਾਈਆਂ ਅਤੇ ਦੋਹਾਂ ਨੂੰ ਵਖਰੀ ਵੱਖਰੀ ਬੇੜੀ ਵਿਚ ਬਿਠਾ _ਦਿੱਤਾ।੫੬। 


(ਬਾਦਸ਼ਾਹ ਨੇ) ਉਨ੍ਹਾਂ `ਨੂੰ ਵੱਡੇ ਦਰਿਆ ਵਿਚ ਵੱਖਰਾ ਵੱਖਰਾ ਚਲਾ ਦਿੱਤਾ। ਪਰ ਭਿਆਨਕ 
ਲਹਿਰਾਂ ਨੇ ਉਨ੍ਹਾਂ ਕਿਸ਼ਤੀਆਂ ਨੂੰ ਇਕੱਠਿਆਂ ਕਰ ਦਿੱਤਾ।੫੭। ਪਰਮਾਤਮਾ ਦੇ ਹੁਕਮ ਨਾਲ ਦੋਵੇਂ 
ਕਿਸ਼ਤੀਆਂ ਇਕ ਥਾਂ ਇਕੱਠੀਆਂ ਹੋ ਗਈਆਂ ਮਾਨੋ ਸੂਰਜ ਅਤੇ ਚੰਦਰਮਾ ਇਕ ਥਾਂ ਇਕੱਠੇ ਹੋ ਗਏ 
ਹੋਣ।੫੮। 

ਉਸ ਕਰਨ _ਕਾਰਨ ਸਮਰਥ ਪਰਮਾਤਮਾ ਦੀ ਕੁਦਰਤ ਨੂੰ ਵੇਖੋ ਕਿ ਪ੍ਰਭੂ ਦੇ ਹੁਕਮ ਨਾਲ 
ਦੋ ਸ਼ਰੀਰ ਇਕ ਹੋ ਗਏ।੫੯। ਦੋ ਕਿਸ਼ਤੀਆਂ ਵਿਚ ਵਖੋ ਵਖ ਆਏ ਦੋ ਸ਼ਰੀਰ ਇਕ ਥਾਂ ਤੇ 
ਆ ਗਏ। ਇਕ ਜਹਾਨ ਦਾ ਦੀਪਕ ਹੈ ਅਤੇ ਦੂਜਾ ਯਮਨ _ਦਾ ਸੂਰਜ _ਹੈ।੬0। 


ਕਿਸ਼ਤੀ ਤੁਰ ਪਈ ਅਤੇ ਡੂੰਘੇ ਦਰਿਆ ਵਿਚ ਪਹੁੰਚ ਗਈ। ਬਸੰਤ ਰੁਤ ਦੇ ਪੌਤੇ ਵਾਂਗ ਉਹ 
ਕਿਸ਼ਤੀ ਲਹਿਰਾਂ ਵਿਚ ਘਿਰ ਗਈ।੬੧। ਉਸ ਥਾਂ ਉਤੇ ਇਕ ਵੱਡਾ ਸੌਂਪ ('ਅਜ਼ਦਹਾ”) ਬੈਠਾ 
ਹੋਇਆ ਸੀ। ਉਹ ਇਨ੍ਹਾਂ ਨੂੰ ਖਾਣ ਲਈ ਆਇਆ ਅਤੇ _ਝਪਟਾ _ਮਾਰਿਆ।੬੨। 


ਦੂਜੇ ਪਾਸਿਓਂ ਉਨ੍ਹਾਂ ਸਾਹਮਣੇ ਇਕ ਭਿਆਨਕ ਬਲਾ ਆ ਗਈ। ਉਸ ਨੇ ਖੰਭਿਆਂ ਵਾਂਗ 
ਹੱਥ ਖੜੇ ਕੀਤੇ ਹੋਏ ਸਨ ਅਤੇ ਬਿਨਾ ਸਿਰ ਦੇ ਦਿਸ ਪੈਂਦੀ ਸੀ।੬੩। ਉਸ ਦੇ ਦੋਹਾਂ ਹੱਥਾਂ ਵਿਚੋਂ 
ਕਿਸ਼ਤੀ ਉਦੋਂ ਨਿਕਲ ਗਈ ਜਦੋਂ ਮਸਤ ਸੱਪ ਨੇ ਬਲਾ ਨੂੰ ਡੰਗ _ਮਾਰਿਆ।੬੪। 


੭੬0 


ਸੀ _ਦਸਮ-ਗ੍ਰੰਥ ਸਾਹਿਬ 


ਬ _ਸ਼ਹਰ ਅੰਦਰੂ ਗਸ਼ਤ ਸ਼ੁਹਰਤ _ਪਜ਼ੀਰ। 

ਕਿ ਆਜ਼ਾਦਹੇ ਸ਼ਾਹੁ _ਵ _ਦੁਖ਼ਤਰ _ਵਜ਼ੀਰ। _੫੫। 
ਸ਼ੁਨੀਦ ਈਂ ਸੁਖ਼ਨ ਸ਼ਹਿ ਦੁ _ਕਿਸ਼ਤੀ ਬੁਖਾਂਦ। 

ਜੁਦਾ ਬਰ ਜੁਦਾ ਹਰ ਦੁ ਕਿਸ਼ਤੀ ਨਿਸ਼ਾਂਦ। _੫੬। 


ਰਵਾਂ ਕਰਦ ਓ ਰਾ ਬ ਦਰੀਯਾ ਅਜ਼ੀਮ। 

ਕਿਸ਼ਤੀ ਯਕੇ _ਸ਼ੁਦ _ਹਮਹ ਮੌਜ _ਬੀਮ। _੫੭। 
ਦੁ ਕਿਸ਼ਤੀ ਯਕੇ ਗਸ਼ਤ _ਬ ਹੁਕਮੇ _ਅਲਾਹ। 
ਯਕ ਜਾ __ਦਰਾਮਦ ਹੁਮਾ ਸ਼ਮਸ਼ ਮਾਹ। _੫੮। 


ਬੁਬੀਂ _ਕੁਦਰਤੇ _ਕਿਰਦਗਾਰੇ _ਅਲਾਹ। 
ਦੁ ਤਨ ਰਾਂ ਯਕੇ ਕਰਦ ਅਜ਼ ਹੁਕਮ ਸ਼ਾਹਿ। ੫੯। 


ਦੁ ਕਿਸ਼ਤੀ ਦਰਾਮਦ ਬ ਯਕ ਜਾਂ ਦੁ ਤਨ। 


ਚਰਾਗੇ ਜਹਾਂ ਆਫ਼ਤਾਬੇ ਯਮਨ। _੬0। 


ਬਿ _ਰਫ਼ਤੋਦ ਕਿਸ਼ਤੀ _ਬ _ਦਰੀਯਾਇ _ਗਾਰ। 
ਬ ਮੌਜ ਅੰਦਰ ਆਮਦ ਚੁ _ਬਰਗੇ _ਬਹਾਰ। _੬੧। 
ਯਕੇ _ਅਜ਼ਦਹਾ _ਬੂਦ _ਆਂ ਜਾ _ਨਿਸ਼ਸਤ। 

ਬ ਖੁਰਦਨ _ਦਰਾਮਦ _ਵਜ਼ਾਂ ਕਰਦ ਜਸਤ। _੬੨। 


ਦਿਗਰ ਪੇਸ਼ ਤਰ _ਬੂਦ _ਕਹਰੇ _ਬਲਾ। 

ਦੁ _ਦਸਤਸ਼ ਸਤੂੰ ਕਰਦ ਬੇ ਸਰ ਨੁਮਾ। ੬੩। 
ਮਿਯਾਂ ਰਫ਼ਤ ਸ਼ੁਦ _ਕਿਸ਼ਤੀਏ ਹਰ ਦੁ _ਦਸਤ। 
ਬਨੇਸੇ _ਦਮਾਨਦ ਅਜ਼ੋ _ਮਾਰ _ਮਸਤ। _੬੪। 
ਗਰਿਫ਼ਤੇਦ _ਓ ਰਾ _ਬਦਸਤ _ਅੰਦਰੂੰ। 

ਬ ਬਖ਼ਸ਼ੀਦ ਓ ਰਾ ਨ ਖੁਰਦੇਦ ਖੂੰ। ੬੫। 
ਚੁਨਾ ਜੰਗ _ਸ਼ੁਦ _ਅਜ਼ਦਹਾ _ਬਾ__ਬਲਾ। 

ਕਿ ਬੇਰੂੰ _ਨਿਆਮਦ _ਬ ਹੁਕਮੇ ਖ਼ੁਦਾ। ੬੬। 
ਚੂਨਾ ਮੌਜ _ਖੇਜ਼ਦ ਜਿ _ਦਰੀਯਾ _ਅਜ਼ੀਮ। 
ਕਿ ਦੀਗਰ ਨ ਦਾਨਿਸਤ ਜੁਜ਼ ਯਕ _ਕਰੀਮ। _੬੭। 
ਰਵਾਂ ਗਸ਼ਤ ਕਿਸ਼ਤੀ `ਬ _ਮੌਜੇ _ਬਲਾ। 
ਬਰਾਹੇ _ਖੁਲਾਸੀ ਜਿ _ਰਹਮਤ _ਖੁਦਾ। ੬੮। 


ਮਪ 


21 


ਬ ਆਖ਼ਰ _ਹਮ _ਅਜ਼ ਹੁਕਮ _ਪਰਵਰਦਿਗਾਰ। 

ਕਿ ਕਿਸ਼ਤੀ ਬਰ ਆਮਦ ਜ਼ਿ _ਦਰੀਯਾ _ਕਿਨਾਰ। ੬੯। 
ਕਿ ਬੇਰੂੰ ਬਰਾਮਦ _ਅਜ਼ਾਂ ਹਰ ਦੁ _ਤਨ। 

ਨਿਸ਼ਸਤਹ _ਲਬੇ ਆਬ _ਦਰੀਯਾ _ਯਮਨ। _੭0। 


ਹਿਕਾਇਤਾਂ 7੬੧ 


ਬਲਾ ਨੇ ਸੱਪ ਨੂੰ ਹੌਥ ਨਾਲ ਪਕੜ _ਲਿਆ। ਰੌਬ ਦੀ ਕ੍ਰਿਪਾ ਨਾਲ ਉਹ ਦੋਵੇਂ (ਸੱਪ ਅਤੇ 
ਬਲਾ) ਬੋਚਿਆਂ ਨੂੰ ਨ ਖਾ ਸਕੇ।੬੫। ਉਸ ਸੱਪ ਅਤੇ ਬਲਾ ਵਿਚ ਅਜਿਹੀ ਲੜਾਈ ਹੋਈ ਕਿ 
ਖ਼ੂਦਾ ਦੇ ਹੁਕਮ ਨਾਲ ਦੋਵੇਂ (ਦਰਿਆ ਤੋਂ) ਬਾਹਰ ਨ ਆਏ (ਅਰਥਾਤ-- ਡੁਬ _ਗਏ)।੬੬। 


ਉਸ ਵੱਡੇ ਦਰਿਆ ਵਿਚ ਅਜਿਹੀਆਂ ਲਹਿਰਾਂ ਉਠੀਆਂ ਕਿ _ਉਸ ਕ੍ਰਿਪਾਲੂ ਪਰਮਾਤਮਾ ਤੋਂ 
ਬਿਨਾ ਹੋਰ ਕੋਈ ਨਹੀਂ ਜਾਣ ਸਕਦਾ।੬੭। ਵੌਡੀਆਂ ਲਹਿਰਾਂ ਨਾਲ ਉਹ ਕਿਸ਼ਤੀ ਚਲ _ਪਈ। 
(ਉਨ੍ਹਾਂ ਲਹਿਰਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਲਈ ਉਹ ਰੱਬ ਦੀ ਰਹਿਮਤ ਲਈ ਬੇਨਤੀ ਕਰਦੇ 
ਸਨ।੬੮। 


ਪਰਮਾਤਮਾ ਦੇ ਹੁਕਮ ਨਾਲ ਉਹ ਕਿਸ਼ਤੀ ਦਰਿਆ ਤੋਂ ਬਾਹਰ ਕੰਢੇ ਉਤੇ ਆ ਪਹੁੰਚੀ।੬੯। 
ਉਹ ਦੋਵੇਂ ਕਿਸ਼ਤੀ ਤੋਂ ਬਾਹਰ ਆ ਗਏ ਅਤੇ ਯਮਨ ਦੇ ਦਰਿਆ ਦੇ ਕੌਢੇ ਉਪਰ ਬੈਠ ਗਏ।੭0। 


ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੋਹਾਂ ਦੇ ਸ਼ਰੀਰਾਂ ਦਾ ਮਾਸ ਖਾਣ ਲਈ ਇਕ ਸ਼ੇਰ ਜਲਦੀ ਨਾਲ 
ਆਇਆ।੭੧। ਪਰਮਾਤਮਾ ਦੇ ਹੁਕਮ ਨਾਲ ਉਨ੍ਹਾਂ ਦੋਹਾਂ ਨੂੰ ਖਾਣ ਲਈ ਦਰਿਆ ਵਿਚੋਂ ਇਕ ਵੱਡਾ 
ਮਗਰਮੌਛ _ਨਿਕਲਿਆ।੭੨। 

ਉਸ ਸਥਾਨ ਉਤੇ ਜਲਦੀ ਨਾਲ ਸ਼ੇਰ ਪਹੁੰਚ ਗਿਆ ਅਤੇ ਉਸ ਨੇ ਮਗਰਮਛ ਨੂੰ ਮਾਰਨ 


ਲਈ ਦਰਿਆ ਦੇ ਪਾਣੀ ਵਿਚ ਛਾਲ ਮਾਰ ਦਿੱਤੀ।੭੩। ਸ਼ੇਰ ਦੇ ਵਾਰ ਨੂੰ ਖ਼ਾਲੀ ਕਰਨ ਲਈ 


ਉਸ ਨੇ ਸਿਰ ਪਰੇ ਕਰ ਲਿਆ ਅਤੇ ਸ਼ੇਰ ਉਸ ਦੂਜੇ ਵੈਰੀ ਦੇ ਮੂੰਹ ਵਿਚ ਜਾ _ਪਿਆ।੭੪। 


ਮਗਰਮੌਛ ਨੇ ਤੁਰਤ ਸ਼ੇਰ ਦਾ ਹੌਥ ਪਕੜ ਲਿਆ ਅਤੇ ਉਸ ਨੂੰ ਪਾਣੀ ਵਿਚ ਖਿਚ ਕੇ 
ਲੈ ਗਿਆ।੭੫। ਪਰਮਾਤਮਾ ਦੀ ਕੁਦਰਤ ਨੂੰ ਵੇਖੋ ਕਿ ਇਨ੍ਹਾਂ ਨੂੰ ਬਚਾ ਲਿਆ ਅਤੇ ਉਸ ਸ਼ੇਰ 
ਨੂੰ ਮਰਵਾ ਦਿੱਤਾ।੭੬। 


ਪਰਮਾਤਮਾ ਦੇ ਹੁਕਮ ਨਾਲ ਉਹ ਦੋਵੇਂ ਅਗੇ ਚਲ ਪਏ। ਇਕ ਬਾਦਸ਼ਾਹ ਦਾ ਲੜਕਾ ਸੀ 
ਅਤੇ ਦੂਜੀ ਵਜ਼ੀਰ ਦੀ ਬੇਟੀ ਸੀ।੭੭। ਉਹ ਦੋਵੇਂ ਇਕ ਵੱਡੇ ਜੰਗਲ ਵਿਚ ਜਾ ਪਹੁੰਚੇ, ਜਿਥੇ ਰੌਬ 
ਤੋਂ ਬਿਨਾ ਉਨ੍ਹਾਂ ਦਾ ਹੋਰ ਕੋਈ ਸਹਾਇਕ ਨਹੀਂ _ਸੀ।੭੮। 


ਉਹ ਦੋਵੇਂ ਨੇਕ ਸੁਭਾ ਵਾਲੇ ਹਬਸ਼ ਦੇਸ਼ ਵਿਚ ਆ ਗਏ। ਇਕ ਬਾਦਸ਼ਾਹ ਦਾ ਬੇਟਾ ਸੀ 
ਅਤੇ ਦੂਜੀ ਵਜ਼ੀਰ ਦੀ ਲੜਕੀ ਸੀ।੭੯। ਉਹ ਉਥੇ ਆ ਪਹੁੰਚੇ ਜਿਥੇ (ਹਬਸ਼ ਦੇਸ਼ ਦਾ) ਬਾਦਸ਼ਾਹ 
ਬੈਠਾ ਸੀ। ਰਾਤ ਵਰਗੇ ਕਾਲੇ ਰੰਗ ਵਾਲਾ ਬਾਦਸ਼ਾਹ ਸੁਨਹਿਰੀ ਰੰਗ ਦਾ ਤਾਜ ਧਾਰਨ ਕੀਤੇ ਹੋਏ 
ਸੁਸ਼ੋਭਿਤ ਸੀ।੮0। 


ਉਨ੍ਹਾਂ ਨੂੰ ਬਾਦਸ਼ਾਹ ਨੇ ਵੇਖ ਕੇ _ਕੋਲ ਬੁਲਾਇਆ ਅਤੇ _ਕਿਹਾ--ਹੇ ਆਜ਼ਾਦ _ਧਰਮ 
ਵਾਲਿਓ!।੮੧। ਮੈਨੂੰ ਦਸੋ ਕਿ ਤੁਹਾਡਾ ਕਿਹੜਾ ਦੇਸ਼ ਹੈ, ਤੁਹਾਡਾ ਨਾਮ ਕੀ ਹੈ ਅਤੇ ਕਿਸ ਨੂੰ 


੭੬੨ 


ਸੀ _ਦਸਮ-ਗ੍ਰੰਥ ਸਾਹਿਬ 


ਬਰਾਮਦ _ਯਕੇ ਸ਼ੇਰ _ਦੀਦਨ _ਸ਼ਿਤਾਬ। 

ਬ ਖੁਰਦਨ ਅਜ਼ਾਂ ਹਰ ਦੁ ਤਨ ਰਾ ਕਬਾਬ। _੭੧। 
ਜ਼ਿ ਦਰੀਯਾ ਬਰ ਆਮਦ _ਜ਼ਿ _ਮਗਰੇ _ਅਜ਼ੀਮ। 
ਖੁਰਮ ਹਰ ਦੁ ਤਨ ਰਾ ਬ ਹੁਕਮੇ ਕਰੀਮ। ੭੨। 


ਬਜਾਇਸ਼ _ਦਰਾਮਦ ਜ਼ਿ_ ਸ਼ੇਰੇ _ਸ਼ਿਤਾਬ। 
ਗਜ਼ੇਦਸ਼ ਹਮੀ _ਬੁਰਦ _ਬਰ _ਰੋਦ ਆਬ। _੭੩। 
ਬ ਪੇਚੀਦ ਸਰ ਓ ਖੁਤਾ ਗਸ਼ਤ _ਸ਼ੇਰ। 
ਬ ਦਹਨੇ _ਦਿਗਰ ਦੁਸ਼ਮਨ _ਅਫ਼ਤਦ _ਦਲੇਰ। _੭੪। 


ਬ _ਗੀਰਦ ਮਗਰ ਦਸਤ ਸ਼ੇਰੋ _ਸ਼ਿਤਾਬ। 

ਬ ਬੁਰਦੌਦ ਓ ਰਾ ਕਸ਼ੀਦਹ ਦਰ ਆਬ। _੭੫। 
ਬੁਬੀ' ਕੁਦਰਤੇ _ਕਿਰਦਗਾਰੇ _ਜਹਾਂ। 

ਕਿ ਈਂ ਰਾ ਬ ਬਖੁਸ਼ੀਦ ਕੁਸਤਸ਼ ਅਜ਼ਾਂ। ੭੬। 


ਬਿ _ਰਫ਼ਤੋਦ _ਹਰਦੋ _ਬ ਹੁਕਮੇ _ਅਮੀਰ। 

ਯਕੇ _ਸ਼ਾਹਜ਼ਾਦਹ _ਬ __ਦੁਖ਼ਤਰ _ਵਜ਼ੀਰ। _੭੭। 
ਬਿ ਅਫ਼ਤਾਦ ਹਰ ਦੋ __`ਬ ਦਸਤੇ ਅਜ਼ੀਮ। 

ਨ ਸ਼ਾਯਦ ਦਿਗਰ ਦੀਦ ਜੁਜ਼ ਯਕ _ਕਰੀਮ। _੭੮। 
ਬ ਮੁਲਕੇ _ਹਬਸ਼ ਆਮਦ ਆਂ ਨੇਕ _ਖੋਇ। 
ਯਕੇ _ਸ਼ਾਹਜ਼ਾਦਹ _ਦਿਗਰ _ਖ਼ੂਬ _ਰੋਇ। _੭੯। 
ਦਰ ਆਂ ਜਾ ਬਿਆਮਦ ਕਿ _ਬਿਨਸ਼ਸਤਹ _ਸ਼ਾਹ। 
ਨਸ਼ਸਤੋਦ _ਸ਼ਬ _ਰੰਗ _ਜ਼ਰਰੀਂ ਕੁਲਾਹ। ੮0। 
ਬ ਦੀਦੇਦ ਓ ਰਾ ਬੁਖਾਦੈਦ ਪੇਸ਼। 

ਬ ਗੁਫ਼ਤੋਦ ਕਿ ਏ ਸ਼ੇਰ ਆਜ਼ਾਦ ਕੇਸ਼। ੮੧ 
ਜ਼ਿ ਮੁਲਕੇ _ਕਦਾਮੀ ਤੁ _ਬ ਮਨ ਬਗੋ। 

ਚਿ ਨਾਮੇ ਕਿਰਾ ਤੋ ਬ ਈਂ ਤਰਫ਼ ਜੋ। ੮੨। 


ਵਗਰਨਹ ਮਰਾ ਤੋ ਨ _ਗੋਈਂ ਜੁ _ਰਾਸਤ। 


ਕਿ ਮੁਰਦਨ ਸ਼ਿਤਾਬ ਅਸਤ _ਏਜ਼ਦ _ਗਵਾਹਸਤ। _੮੩। 


ਸ਼ਹਿਨਸ਼ਾਹਿ _ਪਿਸਰੇ _ਮਮਾਯੈਦਰਾਂ। 
ਕਿ ਦੁਖਤਰ ਵਜ਼ੀਰ ਅਸਤ ਈਂ ਨੌਜਵਾਂ। ੮੪। 


ਹਕੀਕਤ _ਬ _ਗੁਫ਼ਤਸ਼ _ਜ਼ਿ _ਪੇਸ਼ੀਨਹ _ਹਾਲ। 
ਕਿ _ਬਰਵੈ ਚੁ _ਬੁਗਜ਼ਸ਼ਤ _ਚੋਦੀਂ ਜ਼ਵਾਲ। _੮੫। 
ਬ _ਮਿਹਰਸ਼ _ਦਰਾਮਦ _ਬਗੁਫ਼ਤ ਅਜ਼ ਜ਼ੁਬਾਂ। 
ਮਰਾ ਖ਼ਾਨਹ ਜਾਏ ਜ਼ਿ ਖੁਦ ਖ਼ਾਨਹ ਦਾਂ। ੮੬। 


ਹਿਕਾਇਤਾਂ ੭੬੩ 
ਲਭਦੇ ਫਿਰਦੇ ਹੋ।੮੨। 


ਜੇ ਤੁਸੀਂ ਮੈਨੂੰ ਸਚ ਨ ਦਸਿਆ, ਤਾਂ ਜਲਦੀ ਮਰਨਾ ਪਏਗਾ। ਇਸ ਵਿਚ ਰੌਬ ਗਵਾਹ 
ਹੈ।੮੩। (ਉਸ ਲੜਕੇ ਨੇ ਕਿਹਾ--) ਮੈਂ ਮਾਯੰਦਰਾਂ ਦੇਸ਼ ਦੇ ਬਾਦਸ਼ਾਹ ਦਾ ਲੜਕਾ ਹਾਂ ਅਤੇ ਇਹ 
ਮੁਟਿਆਰ ਉਥੋਂ ਦੇ ਵਜ਼ੀਰ ਦੀ ਲੜਕੀ ਹੈ।੮੪। 


ਉਸ ਨੇ ਹੋ ਬੀਤੀਆਂ ਸਾਰੀਆਂ ਵਾਰਦਾਤਾਂ ਬਾਰੇ ਦਸਿਆ ਅਤੇ ਉਨ੍ਹਾਂ `ਨੂੰ ਜੋ _ਜੋ _ ਔਕੜਾਂ 
ਆਈਆਂ ਸਨ, ਉਹ ਸਾਰੀਆਂ ਵੀ ਦਸੀਆਂ।੮੫। (ਉਨ੍ਹਾਂ `ਨੂੰ ਸੁਣ ਕੇ) ਬਾਦਸ਼ਾਹ ਦੇ ਮਨ ਵਿਚ 
ਮਿਹਰ ਆਈ ਅਤੇ ਆਪਣੀ ਜ਼ਬਾਨ ਤੋਂ ਕਿਹਾ ਕਿ ਮੇਰੇ ਘਰ ਨੂੰ ਤੁਸੀਂ ਆਪਣਾ ਘਰ ਸਮਝੋ।੮੬। 


ਮੈਂ ਤੈਨੂੰ ਆਪਣੀ ਵਜ਼ੀਰੀ _ ਦਿੰਦਾ ਹਾਂ ਅਤੇ ਤੇਰੇ ਸਿਰ ਉਤੇ ਕਈ ਮੁਲਕਾਂ ਦਾ ਤਾਜ 
ਧਰਦਾ ਹਾਂ।੮੭। ਇਹ ਕਹਿਣ ਤੋਂ ਬਾਦ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਜਿਸ ਦਾ ਨਾਮ 
ਰੌਸ਼ਨ ਜ਼ਮੀਰ” ਸੀ।੮੮। 


ਉਸ ਨੇ ਹਰ ਥਾਂ ਉਤੇ ਦੁਸ਼ਮਨਾਂ ਦੀ ਨਿਸ਼ਾਨਦੇਹੀ ਕੀਤੀ ਸੀ ਅਤੇ ਉਸ ਉਤੇ ਦੌੜ ਕੇ ਜਾ 
ਪੈਂਦਾ ਸੀ।੮੯। ਉਹ ਉਨ੍ਹਾਂ ਦਾ ਲਹੂ ਡੋਲ੍ਹ ਕੇ ਅਧੀਨ ਕਰ ਲੈਂਦਾ ਸੀ। ਫਿਰ ਕਿਸੇ ਹੋਰ ਥਾਂ 
ਕਿਸੇ ਨੂੰ (ਆਕੜਿਆ ਹੋਇਆ) ਸੁਣਦਾ ਸੀ ਤਾਂ ਬੜੀ ਦਲੇਰੀ ਨਾਲ ਉਸ _ਉਤੇ ਜਾ_ ਪੈਂਦਾ 
ਸੀ।੯0। 

ਉਹ ਜਿਥੇ ਵੀ ਆਪਣੇ ਭੌਥੇ ਤੋਂ ਤੀਰ ਸੁਟਦਾ ਸੀ, ਤਾਂ ਵੈਰੀ ਨੂੰ ਜਾਂ ਮਾਰ ਦਿੰਦਾ ਸੀ 
ਜਾਂ ਕੈਦੀ ਬਣਾ ਲੈਂਦਾ ਸੀ।੯੧। ਉਹ ਇਕ ਸਾਲ ਅਤੇ ਚਾਰ ਮਹੀਨਿਆਂ ਵਿਚ ਪੁੰਨਿਆਂ ਦੇ ਚੰਦੂਮਾ 
ਵਾਂਗ ਹਰ ਪਾਸੇ ਚਮਕ _ਪਿਆ।੯੨। 


ਉਹ ਜਿਨ੍ਹਾਂ ਦੁਸ਼ਮਣਾਂ ਨੂੰ (ਤੀਰਾਂ ਵਿਚ) ਪਰੋਂਦਾ ਸੀ, ਉਨ੍ਹਾਂ ਦੇ ਸ਼ਰੀਰਾਂ ਨੂੰ ਸਾੜ ਦਿੰਦਾ 
ਸੀ। ਇੰਜ ਕਰਦਿਆਂ ਉਸ ਨੂੰ ਬੀਤੇ ਦੀ ਯਾਦ ਆ ਗਈ।੯੩। ਇਕ ਦਿਨ ਵਜ਼ੀਰ ਦੀ ਲੜਕੀ 
ਨੇ ਉਸ ਨੂੰ ਕਿਹਾ--ਐ ਬਾਦਸ਼ਾਹਾਂ ਦੇ ਬਾਦਸ਼ਾਹ ਰੌਸ਼ਨ ਜ਼ਮੀਰ!।੯੪। 


ਡੁਬਿਆ ਹੈਂ _ਕਿ ਸਾਰੀ ਹੋਸ਼ ਜਾਂਦੀ ਰਹੀ ਹੈ।੯੫। ਤੂੰ ਆਪਣੇ ਪਿਛਲੇ ਮੁਲਕ ਨੂੰ ਯਾਦ ਕਰ ਅਤੇ 
ਪਿਤਾ ਦੇ ਸ਼ਹਿਰ ਨੂੰ ਆਬਾਦ _ਕਰ।੯੬। 


ਉਸ ਨੇ ਆਪਣੀ ਸਾਰੀ ਫ਼ੌਜ ਅਤੇ ਲਸ਼ਕਰ ਉਤੇ ਨਜ਼ਰ _ਮਾਰੀ_ ਜਿਨ੍ਹਾਂ ਨੂੰ ਸਦਾ ਆਪਣੇ 
ਖਜ਼ਾਨੇ ਵਿਚੋਂ (ਧਨ) ਵੰਡਦਾ ਹੁੰਦਾ ਸੀ।੯੭। ਉਸ ਨੇ ਬਸੰਤ ਰੁਤ ਵਾਂਗ ਇਕ ਸੈਨਾ ਦਲ ਤਿਆਰ 
ਕੀਤਾ ਅਤੇ ਹਜ਼ਾਰਾਂ ਖੰਜਰ, _ਗੁਰਜ ਅਤੇ ਕਵਚ ਤਿਆਰ ਕਰਵਾਏ।੯੮। 


7੭੬੪ 


ਸੀ _ਦਸਮ-ਗ੍ਰੰਥ ਸਾਹਿਬ 


ਵਜ਼ਾਰਤ ਖੁਦਸ਼ ਰਾ _ਤੁਰਾ ਮੇ _ਦਿਹਮ। 
ਕੁਲਾਹੇ ਮੁਮਾਲਕ ਤੁ _ਬਰ ਸਰ _ਨਿਹਮ। _੮੭। 
ਬ ਗੁਫ਼ਤੋਦ ਈ' ਰਾ ਵ ਕਰਦੇਦ ਵਜ਼ੀਰ। 
ਕਿ ਨਾਮੇ ਵਜਾਂ ਬੂਦ ਰੌਸ਼ਨ ਜ਼ਮੀਰ। ੮੮। 


ਬ ਹਰ ਜਾ ਕਿ ਦੁਸ਼ਮਨ ਸ਼ਨਾਸਦ ਅਜ਼ੀਮ। 
ਦਵੀਦੰਦ _ਬਰਵੈ _ਬ ਹੁਕਮੇ _ਕਰੀਮ। _੮੯। 
ਕਿ ਖ਼ੂਨਸ਼ ਬਰੇਜ਼ੀਦ _ਕਰਦੈਦ _ਜ਼ੇਰ। 

ਦਿਗਰ ਜਾ _ਸ਼ੁਨੀਦੇ ਦਵੀਦੇ ਦਲੇਰ। _੯0। 


ਬ ਹਰ ਜਾ ਕਿ ਤਰਕਸ਼ ਬਰੇਜ਼ਦ _ਤੀਰ। 

ਬ ਕੁਸ਼ਤੇ ਅਦੂਰਾ _ਬ _ਕਰਦੇ _ਅਸੀਰ। _੯੧। 
ਬ ਮੁਦਤ ਯਕੇ _ਸਾਲ ਤਾ ਚਾਰ _ਮਾਹ। 
ਦਰਿਖਸ਼ਿੰਦਹ ਆਮਦ ਚੁ _ਰਖਸ਼ਿੰਦਹ ਮਾਹ। _੯੨। 
ਬਦੋਜ਼ੈਦ ਦੁਸ਼ਮਨ _ਬਸੋਜ਼ੋਦ _ਤਨ। 

ਬਯਾਦ _ਆਮਦਸ਼ _ਰੋਜ਼ਗਾਰੇ _ਕੁਹਨ। _੯੩। 

ਬ ਗੁਫ਼ਤਸ਼ _ਯਕੇ ਰੋਜ਼ _ਦੁਖ਼ਤਰ _ਵਜ਼ੀਰ। 

ਕਿ ਏ ਸ਼ਾਹ ਸ਼ਾਹਾਨ ਰੌਸ਼ਨ _ਜ਼ਮੀਰ। ੯੪ 


ਬ _ਯਕ ਬਾਰ _ਮੁਲਕਤ _ਫ਼ਰਾਮੋਸ਼ _ਗ਼ਸ਼ਤ। 

ਕਿ ਅਜ਼ ਮਸਤ ਮਸਤੀ ਹਮਹ ਹੋਸ਼ _ਗਸ਼ਤ। ੯੫। 
ਤੁ ਆਂ ਮੁਲਕ ਪੇਸ਼ੀਨਹ ਰਾ ਯਾਦ _ਕੁਨ। 

ਕਿ ਸ਼ਹਰੇ ਪਦਰ ਰਾ ਤੁ ਆਬਾਦ ਕੁਨ। ੯੬। 
ਨਿਗਹ _ਦਾਸ਼ਤ ਅਜ਼ ਫ਼ੌਜ ਲਸ਼ਕਰ _ਤਮਾਮ। 
ਬਸੇ _ਗੰਜ _ਬਖ਼ਸ਼ੀਦ ਬਰ _ਵੈ _ਮੁਦਾਮ। _੯੭। 
ਯਕੇ ਲਸ਼ਕਰ _ਆਰਾਸਤ ਚੂੰ _ਨੌਬਹਾਰ। 

ਜ਼ਿ ਖੰਜਰ _ਵ ਗੁਰਜੋ ਵ _ਬਕਤਰ _ਹਜ਼ਾਰ। _੯੮। 


ਜ਼ਿਰਹ _ਖ਼ੌਦ _ਖੁਫ਼ਤਾਨ _ਬਰਗਸ਼ਤਵਾਨ। 

ਜ਼ਿ ਸ਼ਮਸ਼ੇਰ ਹਿੰਦੀ ਗਿਰਾਂ ਤਾ _ਗਿਰਾਨ। _੯੯। 
ਜ਼ਿ ਬੈਦੂਕ _ਮਸਹਦ _ਵ ਚੀਨੀ _ਕਮਾਨ। 
ਜ਼ਿਰਹ ਰੂਮ _ ਸ਼ਮਸ਼ੇਰ _ਹਿੰਦੋਸਤਾਨ। _੧00। 


ਚਿ ਅਜ਼ ਤਾਜ਼ੀ _ਅਸਪਾਨ _ਪੋਲਾਦ _ਨਾਲ। 

ਹਮਹ ਜੂ _ਬਦਹ _ਫ਼ੀਲਾਨ _ਅਜਿਸ਼ ਬੇ __ਮਸਾਲ। _੧0੧। 
ਹਮਹ ਸ਼ੇਰ ਮਰਦਾਂ _ਵ ਜੋਰਾਵਰਾਂ। 

ਕਿ ਸ਼ੇਰ ਅਫ਼ਕਨਾ ਰਾ _ਬਸ਼ਫ਼ _ਅਫ਼ਕਨਾਂ। _੧0੨। 


ਹਿਕਾਇਤਾਂ 7੬੫ 


ਉਸ ਨੇ ਕਵਚ, ਸਿਰ ਦੇ ਟੋਪ, ਚਿਲਤੇ, ਪੇਟੀਆਂ ਅਤੇ ਹਿੰਦੁਸਤਾਨੀ ਤਲਵਾਰਾਂ, ਜੋ ਬਹੁਤ 
ਮੁੱਲਵਾਨ ਅਤੇ _ਭਾਰੀਆਂ ਸਨ, ਇਕੱਠੀਆਂ ਕਰਵਾਈਆਂ।੯੯। _ਮਸਹਦ ਦੇਸ਼ ਦੀਆਂ ਬੰਦੂਕਾਂ, ਚੀਨ 
ਕੀਤੀਆਂ।੧00। 

ਉਸ ਨੇ ਫ਼ੌਲਾਦੀ ਖੁਰੀਆਂ ਵਾਲੇ ਅਰਬੀ ਘੋੜੇ ਅਤੇ ਕਾਲੇ ਰੰਗ ਦੇ ਅਦੁੱਤੀ ਹਾਥੀ ਇਕੱਠੇ 
ਕਰਵਾਏ।੧0੧। ਉਸ ਦੀ ਫ਼ੌਜ ਦੇ ਸਿਪਾਹੀ ਬਹੁਤ ਸ਼ੇਰ-ਮਰਦ ਅਤੇ ਸ਼ਕਤੀਸ਼ਾਲੀ ਸਨ ਜੋ ਸ਼ੇਰਾਂ 
ਨੂੰ ਮਾਰਨ ਵਾਲੇ ਅਤੇ ਵੱਡੀਆਂ ਵੱਡੀਆਂ ਕਤਾਰਾਂ ਨੂੰ _ਡਿਗਾਉਣ ਵਾਲੇ _ਸਨ।੧0੨। 


ਉਹ ਆਪ ਜੰਗ ਵਿਚ ਹਾਥੀ ਨੂੰ ਢਾਹ ਲੈਂਦਾ ਸੀ। ਮਜਲਿਸ ਵਿਚ ਸੂਝਵਾਨ ਅਤੇ ਹੱਥਾਂ 
ਦਾ ਬਹੁਤ ਚੁਸਤ ਸੀ।੧)੩। ਉਸ ਦੇ ਨੇਜ਼ੇ ਦੀ ਨੋਕ ਨਾਲ ਨਿਕਲਿਆ ਖੂਨ (ਵੈਰੀ ਦੀ ਮੌਤ ਦੀ) 
ਹੀ ਖ਼ਬਰ ਦਿੰਦਾ ਸੀ। _ਉਸ ਦੀਆਂ ਤਿਖੀਆਂ ਕੀਤੀਆਂ ਹੋਈਆਂ ਤਲਵਾਰਾਂ ਨੂੰ ਵਿਸ਼ ਦੀ ਪਾਣ 
ਲਗੀ ਹੋਈ ਸੀ।੧0੪। 

ਉਸ ਨੇ ਪਹਾੜ ਵਰਗੀ ਇਕ ਸੈਨਾ ਦੀ ਵਿਵਸਥਾ ਕੀਤੀ, ਜੋ ਬਹੁਤ ਸਜੀਲੇ ਨੌਜਵਾਨਾਂ ਦਾ 
ਇਕ ਜੱਥਾ ਸੀ।੧0੫। ਵਜ਼ੀਰ ਦੀ ਲੜਕੀ ਨੇ ਸਿਰ ਉਤੇ ਪਗੜੀ ਬੰਨ੍ਹ ਲਈ, ਲਕ ਨਾਲ ਤਲਵਾਰ 
ਕਸ ਲਈ ਅਤੇ ਭੌਥੇ ਵਿਚ ਤੀਰ ਭਰ ਲਏ।੧0੬। 


ਉਸ (ਲੜਕੀ) ਨੂੰ ਫ਼ੌਜ ਦਾ ਸਰਦਾਰ ਬਣਾ ਦਿੱਤਾ ਅਤੇ ਦਰਿਆ ਦੀਆਂ ਲਹਿਰਾਂ ਵਾਂਗ ਫ਼ੌਜ 
ਤੋਰ ਦਿੱਤਾ।੧0੭। ਉਸ ਨੇ ਕਾਲੇ ਬਦਲ ਵਾਂਗ ਇਕ ਵੱਡਾ ਦਲ ਬਣਾ ਕੇ ਚਲਾ ਦਿੱਤਾ। ਉਸ 
ਵੇਖ ਕੇ ਚੰਦੂਮਾ ਕੰਬ ਗਿਆ ਅਤੇ ਧਰਤੀ _ਡੋਲਣ _ਲਗੀ।੧0੮। 


0੨੧੨ 


02੧੨ 


ਜਦ ਉਹ ਫ਼ੌਜ ਨੂੰ ਰਾਜ ਦੀ ਹਦ ਉਤੇ ਲੈ ਆਈ ਤਾਂ ਹੋਰ ਅਸਲੇ ਅਤੇ ਸ਼ਸਤੂ ਦੀ ਲੋੜ 


ਹੀ ਨ ਪਈ।੧0੯। ਸਾਰੀ ਸੈਨਾ ਨੂੰ ਸ਼ਸਤ੍ਰਾਂ“ਅਸਤ੍ਰਾਂ ਨਾਲ ਸੁਸਜਿਤ ਕੀਤਾ ਹੋਇਆ ਸੀ। ਉਸ ਕੋਲ 
(ਬੇਸ਼ੁਮਾਰ) ਖ਼ੰਜਰ ਅਤੇ _ਗੁਰਜ ਸਨ ਜਿਨ੍ਹਾਂ `ਨੂੰ _'ਗੋਪਾਲ” ਵੀ ਕਿਹਾ ਜਾਂਦਾ _ਹੈ।੧੧0। 


ਉਸ ਦੇਸ਼ ਦੇ ਤਖ਼ਤ ਨੂੰ ਬੁਰੀ ਤਰ੍ਹਾਂ ਲੁਟਿਆ ਅਤੇ ਹਵਾ ਵਾਂਗ ਤੇਜ਼ ਚਲਣ ਵਾਲੇ ਘੋੜੇ 
ਅਤੇ ਬਾਕੀ ਸਾਮਾਨ ਵੀ ਲੁਟ ਲਿਆ।੧੧੧। ਜੰਗ ਕਰ ਕੇ ਮੁਲਕ ਦੀ ਹਾਲਤ ਅਜਿਹੀ ਕਰ ਦਿੱਤੀ 
ਜਿਹੋ ਜਿਹੀ ਪਤਝੜ ਦੀ ਹਵਾ ਦਰਖ਼ਤਾਂ ਨੂੰ _(ਰੁੰਡ-ਮੁੰਡ) ਕਰ ਦਿੰਦੀ ਹੈ।੧੧੨। 


ਉਨ੍ਹਾਂ ਨੇ ਦੁਸ਼ਮਣਾਂ ਨੂੰ ਮਾਰ ਕੇ ਅਗੇ ਦਾ ਰਸਤਾ ਖੋਲ੍ਹ ਲਿਆ। ਜੋ _ਲੋਕ ਮੁਲਕ ਤੋਂ ਬਾਹਰ 
ਸਨ, ਉਨ੍ਹਾਂ ਦੇ ਮੂੰਹ ਛਿਲ ਦਿੱਤੇ (ਅਰਥਾਤ-- ਮੁੰਨ ਦਿੱਤੇ)।੧੧੩। ਪਰੀ ਵਰਗੀ ਸੁੰਦਰ ਵਜ਼ੀਰ 
ਦੀ ਲੜਕੀ ਨੂੰ ਸ਼ੇਰ ਵਾਂਗ ਜੋਸ਼ ਚੜ੍ਹਿਆ ਹੋਇਆ ਸੀ ਅਤੇ ਵੈਰੀ ਨੂੰ ਮਾਰਨ ਲਈ ਖੰਜਰ ਨੂੰ 
ਖਿਚਿਆ ਹੋਇਆ _ਸੀ।੧੧੪। 


੭ ੬ ੬ 


ਸੀ _ਦਸਮ-ਗ੍ਰੰਥ ਸਾਹਿਬ 


ਬਰਜ਼ਮ _ਅੰਦਰੂ _ਹਮਚੁ _ਪੀਲ _ਅਫ਼ਕਨ _ਅਸਤ। 
ਬਬਜ਼ਮ _ਅੰਦਰੂੰ _ਚਰਬ _ਚਾਲਾਕ _ਦਸਤ। _੧0੩। 
ਨਿਸ਼ਾਂ ਮੇ ਦਿਹਦ ਨੇਜ਼ਹ ਰਾ ਨੋਕ `ਖੂੰ। 

ਕਸ਼ੀਦੇਦ ਅਜ਼ _ਤੇਗ ਜ਼ਹਿਰ ਆਬ ਤਗੂੰ। _੧0੪। 


ਯਕੇ ਫ਼ੌਜ ਆਰਾਸਤਹ _ਹਮ ਚੁ _ਕੋਹ। 
ਜੁਵਾਨਾਨ ਸ਼ਾਇਸਤਹੇ _ਯਕ _ਗਰੋਹ। _੧0੫। 
ਬਪੋਸ਼ੀਦ ਦਸਤਾਰ _ਦੁਖ਼ਤਰ _ਵਜ਼ੀਰ। 
ਬ _ਬਸਤੇਦ ਸ਼ਮਸ਼ੇਰ _ਜੁਸਤੇਦ _ਤੀਰ। _੧0੬। 


ਬ __ਸਰਦਾਰੀਏ ਕਰਦ ਪੇਸ਼ੀਨਹ _ਫ਼ੌਜ। 

ਰਵਾਂ ਕਰਦ ਲਸ਼ਕਰ _ਚੁ _ਦਰੀਯਾਇ _ਮੌਜ। _੧0੭। 
ਯਕੇ ਗੋਲ _ਬਸਤਹ ਚੁ _ਅਬਰੇ _ਸਿਯਾਹ। 

ਬ ਲਰਜ਼ੀਦ ਬੂਮੋ _ਬ _ਲਰਜ਼ੀਦ _ਮਾਹ। _੧0੮। 


ਬਿਯਾਵੁਰਦ ਲਸ਼ਕਰ _ਚੁ __ਬਰ ਵੈ _ਹਦੂਦ। 
ਸਲਾਹੇ _ਦਿਗਰ _ਤੀਰ _ਤੇਗੋ _ਨਮੂਦ। _੧0੯। 
ਬਿਆਰਾਸਤ ਲਸ਼ਕਰ _ਬ __ਸਾਜ਼ੇ _ਤਮਾਮ। 
ਹਮਹ _ ਖੰਜਰੋਂ _ਗੁਰਜ ਗੋਪਾਲ _ਨਾਮ। _੧੧0। 


ਬ ਬੁਰਦੇਦ ਅਕਲੀਮ _ਤਾ ਰਾਜ _ਤਖ਼ਤ। 

ਬ ਬੁਰਦਨ _ਸ਼ਹੇ _ਬਾਦ _ਪਾਯਾਨ _ਰਖਤ। _੧੧੧। 
ਚੂਨਾ ਜੰਗ _ਕਰਦੇਦ ਆਂ ਮੁਲਕ ਰਾ। 

ਚੁ _ਬਰਗੇ ਦਰਖਤਾਂ _ਜ਼ਿ _ਬਾਦੇ _ਸਬਾ। _੧੧੨। 
ਬ ਕੁਸ਼ਤਨ _ਅਦੂਰਾ _ਕੁਸ਼ਾਯਦ _ਬ _ ਪੇਸ਼। 

ਬ ਬੇਰੂੰ `ਜ਼ਿ ਮੁਲਕਸ਼ _ਹਮਹ ਰੂਹ ਰੇਸ਼। _੧੧੩। 
ਪਰੀ _ਚਿਹਰਏ ਹਮ ਚੁ ਸ਼ੇਰੇ ਨਿਯਾਦ। 

ਬ ਕੁਸ਼ਤਨ _ਅਦੂਰਾ _ਕਿ _ਖੰਜਰ _ਕੁਸ਼ਾਦ। _੧੧੪। 


ਬ ਹਰ ਜਾਂ ਦਵੀਦੇ ਬ ਕੁਸ਼ਤੇ ਅਜ਼ਾਂ। 

ਬ ਹਰ ਜਾਂ ਰਸ਼ੀਦੇ ਬ ਬਸਤੇ ਅਜ਼ਾਂ। ੧੧੫। 
ਸ਼ੁਨੀਦ _ਈ' ਅਜ਼ਾਂ _ਸ਼ਾਹਿ ਮਾਯੈਦਰਾਂ। 

ਬ ਤੁੰਦੀ ਦਰਾਮਦ _ਬਜਾਇਸ਼ ਹੁਮਾਂ। _੧੧੬। 


ਬ ਆਰਾਸਤਹ ਫ਼ੌਜ ਚੂੰ _ਨੌਬਹਾਰ। 


ਜ਼ਿ ਤੋਪੇ ਤੁਪਕ _ਖ਼ੰਜਰੇ _ਆਬਦਾਰ। _੧੧੭। 
ਬਪੇਸ਼ੇ _ਸ਼ਫ਼ ਆਮਦ ਚੁ _ਦਰਯਾ _ਅਮੀਕ। 


ਜ਼ਿ ਸਰਤਾ ਕਦਮ _ਹਮ ਚੁ ਆਹਨ _ਗ਼ਰੀਕ। _੧੧੮। 


ਹਿਕਾਇਤਾਂ 7੬੭ 


ਬੰਨ੍ਹ ਲੈਂਦੀ।੧੧੫। ਜਦੋਂ ਮਾਯੰਦਰਾਂ ਦੇ ਬਾਦਸ਼ਾਹ ਨੇ ਹਮਲੇ ਦੀ ਗੱਲ ਸੁਣੀ, ਤਾਂ ਬਹੁਤ ਕ੍ਰੋਧ ਨਾਲ 
ਉਥੇ _ਆ ਗਿਆ।੧੧੬। 


ਬਾਦਸ਼ਾਹ ਨੇ ਨਵੀਂ ਬਹਾਰ ਵਾਂਗ ਫ਼ੌਜ ਨੂੰ ਤਿਆਰ ਕੀਤਾ। ਤੋਪਾਂ, ਬੰਦੂਕਾਂ, ਪਾਣ ਚੜ੍ਹੀਆਂ 
ਖੰਜਰਾਂ (ਨਾਲ ਸੂਰਮੇ ਸਜ _ਗਏ)।੧੧੭। ਉਹ ਡੂੰਘੇ ਦਰਿਆ ਨੂੰ ਤਰਨ ਵਾਂਗ ਮੈਦਾਨੇ ਜੰਗ ਵਿਚ 
ਆਏ। _ਉਹ ਸਾਰੇ ਸਿਰ ਤੋਂ ਪੈਰਾਂ ਤਕ ਲੋਹੇ ਨਾਲ ਮੜ੍ਹੇ ਹੋਏ ਸਨ।੧੧੮। 


ਤੋਪਾਂ, ਤਮਾਚਿਆਂ ਅਤੇ ਬੰਦੂਕਾਂ ਦੇ ਚਲਣ ਦੀ ਆਵਾਜ਼ ਆਣ ਲਗੀ। ਧਰਤੀ ਪੋਸਤ ਦੇ ਫੁਲ 
ਵਾਂਗ ਲਾਲ ਹੋ _ ਗਈ।੧੧੯। ਵਜ਼ੀਰ ਦੀ ਲੜਕੀ ਯੁੱਧ-ਭੂਮੀ ਵਿਚ ਆਈ। ਉਸ ਦੇ ਇਕ ਹੱਥ 
ਵਿਚ ਚੀਨ ਦੀ ਬਣੀ ਹੋਈ ਕਮਾਨ ਅਤੇ ਦੂਜੇ ਹੱਥ ਵਿਚ ਤੀਰ ਪਕੜਿਆ ਹੋਇਆ _ਸੀ।੧੨0। 


ਜਿਥੇ ਕਿਥੇ ਵੀ ਉਸ ਦੇ ਹੱਥ ਵਿਚੋਂ ਨਿਕਲ ਕੇ ਤੀਰ ਪਹੁੰਚਦਾ ਸੀ, ਤਾਂ ਉਹ ਸੈਂਕੜੇ 
ਹਾਥੀਆਂ ਅਤੇ ਮਰਦਾਂ ਦੀਆਂ ਪਸਲੀਆਂ ਵਿਚੋਂ ਨਿਕਲ ਜਾਂਦਾ _ਸੀ।੧੨੧। ਜਿਵੇਂ ਦਰਿਆ ਦੀਆਂ 
ਲਹਿਰਾਂ ਪੱਥਰਾਂ ਨਾਲ (ਟਕਰਾ ਕੇ) ਚਮਕਦੀਆਂ ਸਨ, ਉਸੇ ਤਰ੍ਹਾਂ ਸੂਰਮਿਆਂ ਦੀਆਂ ਤਲਵਾਰਾਂ ਚਮਕ 
ਰਹੀਆਂ _ਸਨ।੧੨੨। 

ਜਦੋਂ ਇਕ ਚਮਕਦਾਰ ਤਲਵਾਰ ਚਮਕੀ, ਤਾਂ ਖੂਨ ਅਤੇ ਮਿੱਟੀ ਇਕੋ ਰੰਗ ਵਿਚ ਚਮਕਣ 
ਲਗੇ।੧੨੩। ਯੁੱਧ-ਖੇਤਰ ਵਿਚ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਚਮਕਣ ਲਗੀਆਂ ਅਤੇ ਗੜ੍ਹੇ 
ਮਾਰ _ਬਦਲਾਂ ਵਾਂਗ ਸੈਨਾ _ਗਜਣ _ਲਗੀ।੧੨੪। 


(ਵਜ਼ੀਰ ਦੀ ਲੜਕੀ ਦੇ ਹੌਥ ਵਿਚ) ਚੀਨ ਦੀ ਬਣੀ ਕਮਾਨ ਅਤੇ ਹਿੰਦੁਸਤਾਨ ਦੀ ਬਣੀ 
ਤਲਵਾਰ _ਚਮਕਾਰੇ ਮਾਰ ਰਹੀਆਂ _ਸਨ।੧੨੫। ਕੁਝ ਕੋਹਾਂ ਤਕ ਰੌਲਾ ਸੁਣਾਈ ਦੇਣ ਲਗ _ਗਿਆ। 
ਦਰਿਆ ਕੰਬਣ ਲਗ ਗਿਆ ਅਤੇ ਪਹਾੜ _ਫਟੜ ਲਗ _ਗਏ।੧੨੬। 


।੧੨੭। ਜਦ ਉਸ ਨਾਜ਼ੁਕ ਅੰਗਾਂ ਵਾਲੀ ਦੇ ਸ਼ਰੀਰ ਵਿਚ ਕ੍ਰੋਧ ਵਧਿਆ, ਤਾਂ ਬਾਂਸ ਅਗੇ ਲਗਿਆ 
ਨੇਜ਼ਾ ਵੀ ਤੇਜ਼ੀ ਵਿਚ ਆ ਗਿਆ।੧੨੮। 


ਜਦੋਂ ਸਿਪਾਹੀਆਂ ਨੇ _ਯੁੱਧ-ਭੂਮੀ ਵਿਚ _ਬਹੁਤ ਰੌਲਾ ਪਾਇਆ, ਤਾਂ ਸੰਸਾਰ ਤੋਪਾਂ ਅਤੇ 
ਨੇਜ਼ਿਆਂ ਦੀ ਧੂੜ ਵਿਚ ਲੁਪਤ ਹੋ _ਗਿਆ।੧੨੯। ਕਮਾਨਾਂ ਅਤੇ ਕਮੰਦਾਂ ਜੋਸ਼ ਵਿਚ ਆ ਗਈਆਂ 
ਅਤੇ ਹਿੰਦੁਸਤਾਨ ਵਿਚ ਬਣੀਆਂ ਪਾਰੇ ਦੀ ਚਮਕ ਵਾਲੀਆਂ ਤਲਵਾਰਾਂ ਲਿਸ਼ਕਣ ਲਗੀਆਂ।੧੩0। 


ਖੂਨ ਪੀਣ ਵਾਲੀ _ਕਟਾਰ ਜੋਸ਼ ਵਿਚ ਆ ਗਈ ਅਤੇ ਸੱਪ ਦੀ ਜੀਭ ਵਾਂਗ ਨੇਜ਼ਾ ਵੀ 
ਬਾਹਰ ਨਿਕਲ ਆਇਆ।੧੩੧। ਚਮਕੀਲੇ ਸ਼ਸਤ੍ਰਾਂ ਦੀ _ਲਿਸ਼ਕ ਚਮਕਣ ਲਗ ਗਈ ਅਤੇ ਮਿੱਟੀ 


੭੬੮ 


ਸੀ _ਦਸਮ-ਗ੍ਰੰਥ ਸਾਹਿਬ 


ਬ ਆਵਾਜ਼ ਤੋਪ _ਤਮਾਚਹ ਤੁਫ਼ੋਗ। 

ਜ਼ਿਮੀ _ਗ਼ਸ਼ਤ _ਹਮ ਚੂੰ _ਗੁਲੇ _ਲਾਲਹ _ਰੰਗ। _੧੧੯। 
ਬਮੈਦਾਂ ਦਰਾਮਦ ਕਿ _ਦੁਖ਼ਤਰ _ਵਜ਼ੀਰ। 

ਬ _ਯਕ ਦਸਤ ਚੀਨੀ _ਕਮਾਂ ਦਸਤ _ਤੀਰ। _੧੨0। 


ਬ ਹਰਜਾ ਕਿ ਪਰਰਾਂ _ਸ਼ਵਦ ਤੀਰ _ਦਸਤ। 
ਬ ਸਦ ਪਹਿਲੂਏ _ਪੀਲ _ਮਰਦਾਂ _ਗੁਜ਼ਸ਼ਤ। _੧੨੧। 
ਚੂਨਾ ਮੌਜ਼ ਖੇਜ਼ਦ _ਜ਼ਿ _ਦਰੀਯਾਬ _ਸੰਗ। 
ਬਰਖ਼ਸ਼ ਅੰਦਰ ਆਮਦ ਚੁ _ਤੇਗੋ _ਨਿਹੈਗ। _੧੨੨। 


ਤਾਬਸ਼ _ਦਰਾਮਦ _ਯਕੇ ਤਾਬ _ਨਾਕ। 
ਰਖ਼ਸ਼ ਅੰਦਰ ਆਮਦ _ਯਕੇ ਖ਼ੂਨ _ਖਾਕ। _੧੨੩। 
ਤਾਮਸ਼ _ਦਰਾਮਦ _ਹਮਹ ਹਿੰਦ ਤੇਗ਼। 
ਗੁਰਰੀਦ ਲਸ਼ਕਰ ਚੁ _ਦਰੀਯਾਇ _ਮੇਗ। _੧੨੪। 


ਸਬ ਗ &% & 


ਬ _ਚਰਖੁ ਅੰਦਰ ਆਮਦ _ਬ ਚੀਨੀ ਕਮਾਂ। 
ਬ ਤਾਬ _ਆਮਦਸ਼ ਤੇਗ _ਹਿੰਦੋਸਤਾਂ। _੧੨੫। 
ਗਰੇਵਹ _ਬਬਾਵੁਰਦ ਚੌਦੀ _ਕਰੋਹ। 

ਬ _ਲਰਜ਼ੀਦ _ਦਰਯਾਬ _ਦਰਰੀਦ _ਕੋਹ। _੧੨੬। 


ਬ _ਰਖ਼ਸ਼ ਅੰਦਰ ਆਮਦ ਜ਼ਿਮੀਨੋ ਜ਼ਮਾਂ। 
ਬ _ਤਾਬਸ਼ _ਦਰਾਮਦ ਚੁ _ਤੇਗ਼ੇ ਯਮਾਂ। ੧੨੭। 
ਬ ਤੇਜ਼ ਆਮਦੋਂ _ਨੇਜ਼ਹੇ _ਬਾਂਸਤੀਂ। 

ਬ ਜੁੁੰਬਸ਼ _ਦਰਾਮਦ _ਤਨੇ _ਨਾਜ਼ਨੀਂ। _੧੨੮। 
ਸ਼ੋਰਸ਼ ਦਰਾਮਦ _ਨਫ਼ਰ ਹਾਇ ਕੁਹਿਰ। 
ਜ਼ਿ ਤੋਪੋ ਵ ਨੇਜ਼ਹ _ਬਪੋਸ਼ੀਦ ਦਹਿਰ। _੧੨੯। 
ਬ ਜੁੰਬਸ਼ _ਦਰਾਮਦ _ਕਮਾਨੋ _ਕਮੰਦ। 
ਦਰਖ਼ਸ਼ਾਂ ਸ਼ੁਦਹ ਤੇਗ _ਸੀਮਾਬ ਤੁੰਦ। ੧੩0। 


21 


ਬ ਜੋਸ਼ ਆਮਦਹ ਖੰਜਰੇ _ਖ੍ਹਾਰ ਬੂੰ। 

ਜ਼ੁਬਾਂ _ਨੇਜ਼ਹ _ਮਾਰਸ਼ _ਬਰਾਮਦ _ਬਰੂੰ। _੧੩੧। 
ਬ _ਤਾਬਸ਼ _ਦਰਾਮਦ ਲਕੋ ਤਾਬ _ਨਾਕ। 

ਯਕੇ ਸੁਰਖ਼ _ਗੋਗਿਰਦ _ਸ਼ੁਦ ਖੂੰਨ _ਖ਼ਾਕ। _੧੩੨। 
ਦਿਹਾ _ਦਿਹ _ਦਰਾਮਦ _ਜ਼ਿ _ਤੀਰੋ ਤੁਫ਼ੋਗ। 
ਹਯਾਹਯ _ਦਰਾਮਦ _ਨਿਹੈਗੋ _ਨਿਹੰਗ। _੧੩੩। 
ਚਕਾਚਾਕ ਬਰਖ਼ਾਸਤ _ਤੀਰੋਂ _ਕਮਾਂ। 

ਬਰਾਮਦ _ਯਕੇ _ਰੁਸਤ ਖੇਜ਼ ਅਜ਼ _ਜਹਾਂ। _੧੩੪। 


ਹਿਕਾਇਤਾਂ ੭੬੯ 
ਤੇ ਖ਼ੂਨ ਮਿਲ ਕੇ ਗੰਧਕ ਵਾਂਗ _ਲਾਲ _ਹੋ__ਗਿਆ।੧੩੨। 


ਤੀਰਾਂ ਅਤੇ ਬੰਦੂਕਾਂ ਦੀ “ਠਾਹ _ਠਾਹ” ਦੀ ਆਵਾਜ਼ ਆ ਰਹੀ ਸੀ ਅਤੇ ਮਗਰਮੇਛਾਂ ਵਰਗੇ 
ਸੂਰਮਿਆਂ ਦੀ “ਹਾਇ ਹਾਇ” ਦੀ ਆਵਾਜ਼ ਆ ਰਹੀ ਸੀ।੧੩੩। ਕਮਾਨਾਂ ਵਿਚ ਤੀਰਾਂ ਦੇ ਚਲਣ 
ਦੀ 'ਸ਼ਾਂ ਸ਼ਾ ਦੀ ਆਵਾਜ਼ ਨਿਕਲ ਰਹੀ ਸੀ। ਇੰਜ ਲਗਦਾ ਸੀ ਕਿ ਸੰਸਾਰ ਵਿਚ ਪਰਲੋ ਆ 
ਗਈ ਹੋਵੇ।੧੩੪। 


ਪੈਦਲ ਸੈਨਿਕਾਂ ਨੂੰ ਧਰਤੀ ਉਤੇ ਚਲਣ ਦੀ ਰਾਹ ਨਹੀਂ ਮਿਲ ਰਹੀ ਸੀ (ਕਿਉਂਕਿ ਧਰਤੀ 
ਲਾਸ਼ਾਂ ਨਾਲ ਭਰੀ ਪਈ ਸੀ) ਅਤੇ ਹਵਾ ਵਿਚ ਪੰਛੀਆਂ ਨੂੰ ਉਡਣ ਦਾ ਰਸਤਾ ਨਹੀਂ _ਮਿਲ ਰਿਹਾ 
ਸੀ (ਕਿਉਂਕਿ ਆਕਾਸ਼ ਤੀਰਾਂ ਨਾਲ ਭਰਿਆ ਪਿਆ ਸੀ)।੧੩੫। ਜੰਗ ਦੇ ਮੈਦਾਨ ਵਿਚ ਅਜਿਹੀ 
ਤਲਵਾਰ ਚਲੀ ਕਿ ਮੁਰਦਿਆਂ ਨਾਲ ਧਰਤੀ _'ਕਾਫ਼` ਪਹਾੜ ਬਣ _ਗਈ।੧੩੬। 

(ਮਰਨ ਵਾਲਿਆਂ ਦੇ) ਸਿਰਾਂ ਅਤੇ ਪੈਰਾਂ ਦੇ ਅੰਬਾਰ ਲਗ _ਗਏ, ਮਾਨੋ ਮੈਦਾਨ ਗੇਂਦਾਂ ਅਤੇ 
ਖੂੰਡੀਆਂ ਨਾਲ ਭਰਿਆ ਪਿਆ ਹੋਵੇ।੧੩੭। ਤੀਰਾਂ ਅਤੇ ਬੰਦੂਕਾਂ ਦੀ ਇਸ ਤਰ੍ਹਾਂ ਚਲਾਚਲੀ ਹੋ _ਰਹੀ 
ਸੀ ਕਿ ਸ਼ੂਰਵੀਰਾਂ ਦੇ ਟੋਪ ਅਤੇ ਕਵਚ ਟੋਟੇ ਟੋਟੇ ਹੋ ਰਹੇ ਸਨ।੧੩੮। 


ਤਲਵਾਰਾਂ ਸੂਰਜ ਦੀ ਤਪਸ਼ ਵਾਂਗ ਇਤਨੀਆਂ ਤਪ ਗਈਆਂ (ਕਿ ਉਨ੍ਹਾਂ ਦੀ ਗਰਮੀ ਨਾਲ) 
ਦਰਖਤਾਂ ਦੇ ਪੌਤਰ ਅਤੇ ਦਰਿਆਵਾਂ ਦਾ ਪਾਣੀ ਸੁਕ ਗਿਆ।੧੩੯। ਬਿਜਲੀ ਦੀ ਤੇਜ਼ੀ ਵਾਂਗ ਤੀਰਾਂ 
ਦੀ ਬਰਖਾ ਹੋਈ ਕਿ ਹਾਥੀ ਵੀ ਟੋਟੇ ਟੋਟੇ ਹੋ ਕੇ ਵੱਖਰੇ ਵੱਖਰੇ ਡਿਗ ਪਏ।੧੪0। 


ਯੁੱਧ-ਭੂਮੀ ਵਿਚ ਹਵਾ ਵਾਂਗ ਇਕ ਵਜ਼ੀਰ ਆਇਆ ਜਿਸ ਨੇ 'ਮਾਯੰਦਰਾਂ” ਦੀ ਬਣੀ ਹੋਈ 


ਇਕ ਤਲਵਾਰ ਪਕੜੀ ਹੋਈ _ਸੀ।੧੪੧। ਦੂਜੇ ਪਾਸਿਓਂ ਵਜ਼ੀਰ ਦੀ ਪੁੱਤਰੀ, ਹਿੰਦੁਸਤਾਨ ਦੀ ਬਣੀ 
ਹੋਈ ਨੰਗੀ ਤਲਵਾਰ ਲੈ ਕੇ ਆ ਗਈ।੧੪੨। 


ਦਾ ਦਿਲ ਟੋਟੇ ਟੋਟੇ ਹੋਣ ਲਗਾ।੧੪੩। (ਉਸ ਲੜਕੀ ਨੇ) ਵੈਰੀ ਦੇ ਘੋੜੇ ਉਤੇ ਇਕ ਅਜਿਹੀ 
ਤਲਵਾਰ ਮਾਰੀ ਕਿ ਉਸ ਦਾ ਸਿਰ ਉੱਚੇ ਪਹਾੜ ਵਾਂਗ ਧਰਤੀ ਉਤੇ ਡਿਗ _ਪਿਆ।੧੪੪। 


ਉਸ ਨੇ ਦੂਜੀ ਤਲਵਾਰ ਮਾਰੀ ਅਤੇ ਵਜ਼ੀਰ ਨੂੰ ਔਧਾ ਕਰ ਦਿੱਤਾ ਅਤੇ (ਉਹ) ਵੱਡੀ 
ਅਟਾਰੀ ਵਾਂਗ ਧਰਤੀ ਉਤੇ ਡਿਗ ਪਿਆ।੧੪੫। ਫਿਰ ਇਕ ਹੋਰ ਮਰਦ (ਸੂਰਮਾ) ਉਕਾਬ ਵਾਂਗ 
ਆ ਪਿਆ। ਉਸ ਨੂੰ ਤਲਵਾਰ ਮਾਰ ਕੇ (ਲੜਕੀ ਨੇ) ਖਤਮ _ਕਰ _ਦਿੱਤਾ।੧੪੬। 


ਪਹਿਲੇ ਵਜ਼ੀਰ ਨੂੰ ਮਾਰ ਕੇ ਉਸ ਨੂੰ ਰਾਹਤ ਮਹਿਸੂਸ ਹੋਈ ਅਤੇ ਦੂਜੇ ਨੂੰ ਮਾਰ ਕੇ 
ਮਿਹਨਤ ਕਾਮਯਾਬ ਹੋ ਗਈ। _(ਹੁਣ) ਤੀਜਾ ਹਮਲਾ ਕਰ ਕੇ ਆ ਪਿਆ।੧੪੭। ਤੀਜਾ ਸੂਰਮਾ 
ਲਹੂ _ਨਾਲ ਲਿਬੜਿਆ ਹੋਇਆ ਆਇਆ ਜਿਵੇਂ ਨਰਕ ਦੀ _ਦਹਲੀਜ਼ _(ਮੁਹਾਠ) ਵਿਚੋਂ ਬਾਹਰ 


ਆਇਆ ਹੋਵੇ।੧੪੮। 


2੭0 


ਸੀ _ਦਸਮ-ਗ੍ਰੰਥ ਸਾਹਿਬ 


ਨ ਪੋਯਿੰਦਰ ਰਾ ਬਰ _ਜ਼ਿਮੀ ਬੂਦ ਜਾ। 

ਨ ਪਰਿੰਦਹ ਰਾ ਦਰ ਹਵਾ _ਬੂਦ _ਰਾਹ। _੧੩੫। 
ਚੂਨਾ ਤੇਗ _ਬਾਰੀਦ _ਮਿਯਾਨੇ _ਮੁਸਾਫ਼। 

ਕਿ ਅਜ਼ ਕੁਸ਼ਤਗਾਂ ਸ਼ੁਦ _ਜ਼ਿਮੀ _ਕੋਹਕਾਫ਼। _੧੩੬। 


ਕਿ ਪਾਓ ਸਰ ਅੰਬੋਹ _ਚੋਦਾਂ _ਸ਼ੁਦਹ। 
ਕਿ ਮੈਦਾਂ ਪੁਰ ਅਜ਼ ਗੋਇ ਚੌਗਾਂ ਸ਼ੁਦਹ। _੧੩੭। 
ਰਵਾ _ਰਉ ਦਰਾਮਦ _ਬ _ਤੀਰੋ _ਤੁਫ਼ੋਗ। 
ਕਿ ਪਾਰਹ _ਸ਼ੁਦਹ _ਖੋਂਦ ਖੂਫ਼ਤਾਨ _ਜੰਗ। _੧੩੮। 


ਚੁਨਾ ਤੇਗ਼ ਤਾਬਸ਼ ਤਤ _ਪੀਦ ਆਫ਼ਤਾਬ। 


ਦਰਖਤਾਂ ਸ਼ੁਦਹ ਖੁਸ਼ਕ ਵ _ਦਰਯਾਇ _ਆਬ। _੧੩੯। 


ਚੂਨਾਂ ਤੀਰ ਬਾਰਾਂ ਸ਼ੁਦਹ ਹਮ ਜੁ _ਬਰਕੁ। 
ਬਿਅਫ਼ਤਾਦ _ਸ਼ੁਦ ਫ਼ੀਲ ਚੂੰ ਫ਼ਰਕ _ਫ਼ਰਕ। _੧੪0। 


ਬ _ਹਰਬ ਅੰਦਰ ਆਮਦ ਵਜ਼ੀਰੇ ਚੁ _ਬਾਦ। 
ਯਕੇ _ਤੇਗ _ਮਾਯੋਦਰਾਨੀ ਕੁਸ਼ਾਦ। _੧੪੧। 
ਦਿਗਰ ਤਰਫ਼ ਆਮਦ _ਬ _ਦੁਖਤਰ ਅਜ਼ਾਂ। 
ਬਰਹਿਨੇ _ਯਕੇ _ਤੇਗ਼ _ਹਿੰਦੋਸਤਾਂ। _੧੪੨। 


ਦਰਖਸ਼ਾਂ _ਸ਼ੁਦਹ ਆਂ ਚੁਨਾ ਤੇਗ ਤੇਜ਼। 
ਅਦੂਰਾ _ਅਜ਼ੋ ਦਿਲ _ਸ਼ਵਦ _ਰੇਜ਼ _ਰੇਜ਼। _੧੪੩। 
ਯਕੇ ਤੇਗ਼ ਜ਼ਦ ਬਰ _ਸਰੇ _ਓ ਸਮੰਦ। 
ਜ਼ਿਮੀਨਸ਼ _ਦਰਾਮਦ ਚੁ __ਕੋਹੇ _ਬਿਲੈਦ। _੧੪੪। 


ਦਿਗਰ ਤੇਗ ਓ ਰਾ ਬਿਜ਼ਦ ਕਰਦ ਨੀਮ। 
ਬਿ ਅਫ਼ਤਾਦ _ਬੂਮਸ _ਚੁ _ਕਰਖੇ _ਅਜ਼ੀਮ। _੧੪੫। 
ਦਿਗਰ ਮਰਦ ਆਮਦ ਚੁ _ਪੂਰਾਂ _ਉਕਾਬ। 
ਬਿਜ਼ਦ ਤੇਗ ਓ ਰਾ ਬ ਕਰਦਸ਼ ਖੁਰਾਬ। _੧੪੬। 
ਚੁ ਕਾਰੇ _ਵਜ਼ੀਰਸ਼ _ਬਰਾਹਤ _ਰਸੀਦ। 

ਦਿਗਰ _ਮਿਹਨਤੇ _ਸਿਯਮ _ਆਮਦ _ਪਦੀਦ। _੧੪੭। 
ਸਿਯਮ _ਦੇਵ ਆਮਦ _ਬਗਲ _ਤੀਦ `ਖ਼ੂੰ। 

ਜ਼ਿ ਦਹਲੀਜ਼ ਦੋਜ਼ਖ਼ ਬਰਾਮਦ _ਬਰੂੰ। _੧੪੮। 
ਬ ਕੁਸ਼ਤੋਦ ਓ ਰਾ ਦੁ ਕਰਦੈਦ ਤਨ। 

ਚੁ ਸ਼ੇਰੇ ਯਿਆਂ ਹਮ ਚੁ ਗੋਰੇ ਕੁਹਨ। ੧੪੯। 


ਚੁ ਬਬਰ _ਬਚਹੇ ਗੌਰ _ਗ਼ਰਰਾਂ _ਪਿਲੰਗ। _੧੫0। 


ਹਿਕਾਇਤਾਂ 7੭੧ 


ਉਸ (ਲੜਕੀ) ਨੇ (ਉਸ ਨੂੰ) ਮਾਰ ਕੇ ਦੋ ਟੋਟੇ ਕਰ ਦਿੱਤਾ, ਜਿਵੇਂ ਵੱਡਾ ਸ਼ੇਰ ਵੱਡੀ ਨੀਲ 
ਗਾਂ_ਨੂੰ ਮਾਰ ਦਿੰਦਾ ਹੈ।੧੪੯। ਚੌਥਾ ਸੂਰਮਾ ਸ਼ੇਰ ਵਾਂਗ ਹਲਾ ਕਰ ਕੇ ਆ ਪਿਆ, ਜਿਵੇਂ ਚਿਤਰਾ 
ਨੀਲ ਗਾਂ ਦੇ ਬਚੇ ਉਤੇ _ਝਪਟਾ ਮਾਰਦਾ _ਹੈ।੧੫0। 


ਵਜ਼ੀਰ ਦੀ ਲੜਕੀ ਨੇ ਉਸ ਨੂੰ ਇਸ ਤਰ੍ਹਾਂ ਤਲਵਾਰ ਮਾਰੀ ਕਿ ਉਹ ਘੋੜੇ ਦੀ ਪਿਠ 
ਉਤੋਂ ਧਰਤੀ ਉਤੇ ਡਿਗ ਪਿਆ।੧੫੧। ਪੰਜਵਾਂ ਸੂਰਮਾ ਵੱਡੇ ਦੇਓ ਵਾਂਗ ਆ ਕੇ ਪਿਆ। ਉਸ ਨੂੰ 
ਰੈਂਬ ਦੇ ਹੁਕਮ ਨਾਲ ਇਕੋ ਵਾਰ ਨਾਲ ਜ਼ਖ਼ਮੀ ਕਰ _ਦਿੱਤਾ।੧੫੨। 


ਉਸ ਨੂੰ ਸੁੰਦਰੀ ਨੇ ਅਜਿਹੀ ਤਲਵਾਰ ਮਾਰੀ ਕਿ ਸਿਰ ਤੋਂ ਪੈਰਾਂ ਤਕ ਚੀਰਦੀ ਹੋਈ ਘੋੜੇ 
ਦੇ ਤੰਗ ਤਕ ਪਹੁੰਚ ਗਈ।੧੫੩। _ਮਸਤੇ ਹੋਏ ਦੇਓ ਵਾਂਗ ਛੇਵਾਂ ਸੂਰਮਾਂ ਇਸ ਤਰ੍ਹਾਂ ਆਇਆ, 
ਜਿਵੇਂ ਕਮਾਨ ਦੇ _ਚਿਲੇ ਵਿਚੋਂ ਤੀਰ ਨਿਕਲਦਾ _ਹੈ।੧੫੪। 


ਉਸ ਨੂੰ ਸੁੰਦਰੀ ਨੇ ਤਲਵਾਰ ਮਾਰੀ ਅਤੇ ਉਹ ਦੋ ਟੁਕੜੇ ਹੋ _ਗਿਆ। ਉਸ ਨੂੰ ਵੇਖ ਕੇ 
ਹੋਰ ਸੂਰਮੇ ਭੈ-ਭੀਤ ਹੋ _ਗਏ।੧੫੫। ਇਸ ਤਰ੍ਹਾਂ ਉਸ ਨੇ ਗਿਣਤੀ ਵਿਚ ਸੱਤ ਸੂਰਮੇ ਜੰਗ ਵਿਚ 
ਤਲਵਾਰ ਉਤੇ ਲਟਕਾ _ਦਿੱਤੇ।੧੫੬। 


ਇਸ ਤੋਂ ਬਾਦ ਹੋਰ ਕੋਈ ਸੂਰਮਾ ਜੰਗ ਕਰਨ ਦੀ ਇੱਛਾ ਨਾਲ ਨ ਆਇਆ। ਵੱਡੇ ਤਕੜੇ 
ਸੂਰਮੇ ਜੰਗ ਦੇ ਮੈਦਾਨ ਵਿਚ ਨ ਨਿਤਰੇ।੧੫੭। ਫਿਰ ਮਾਯੰਦਰਾਂ ਦਾ ਬਾਦਸ਼ਾਹ ਖੁਦ ਜੰਗ ਵਿਚ 
ਆਇਆ। _(ਉਸ ਦੇ ਆਣ ਨਾਲ) ਸੂਰਮਿਆਂ ਦਾ ਦਿਲ ਕ੍ਰੋਧ ਨਾਲ _ਭਖ _ਗਿਆ।੧੫੮। 


ਜਦ ਉਸ ਦੇ ਘੋੜੇ ਨੇ ਇਧਰ ਉਧਰ ਕੁਦਾੜੀਆਂ ਮਾਰੀਆਂ ਤਾਂ ਧਰਤੀ ਅਤੇ ਆਕਾਸ਼ ਚਕਰਾ 
ਗਏ।੧੫੯। ਉਸ ਵੇਲੇ ਧਰਤੀ ਅਤੇ ਆਕਾਸ਼ ਚਮਕਣ ਲਗ ਗਏ, ਜਦੋਂ ਹਿੰਦੁਸਤਾਨ ਅਤੇ ਯਮਨ 
ਦੀਆਂ _ਬਣੀਆਂ ਹੋਈਆਂ ਤਲਵਾਰਾਂ _ਲਿਸ਼ਕੀਆਂ।੧੬0। 

ਕਮਾਨਾਂ ਅਤੇ _ਕਮੰਦਾਂ ਦੀ ਆਹਮੋ ਸਾਹਮਣੇ ਲੜਾਈ ਹੋਈ ਅਤੇ ਗੁਰਜਾਂ ਦੇ ਵਜਣ ਨਾਲ 
ਸੂਰਮੇ ਹਾਇ ਹਾਇ” ਕਰਨ _ਲਗੇ।੧੬੧। ਤੀਰਾਂ ਅਤੇ ਬੰਦੂਕਾਂ ਦੇ ਚਲਣ ਦੀ 'ਕਾੜ ਕਾੜ” ਦੀ 


ਆਵਾਜ਼ ਹੋਣ ਲਗੀ ਅਤੇ ਧਰਤੀ ਪੋਸਤ ਦੇ ਫੁਲ ਵਾਂਗ _ਲਾਲ ਹੋ ਗਈ।੧੬੨। 


ਯੁੱਧ-ਭੂਮੀ ਵਿਚ ਬਹੁਤ ਰੌਲਾ ਪਿਆ ਅਤੇ ਲਹੂ ਪੀਣੀਆਂ ਖ਼ੰਜਰਾਂ ਦੀ ਚਲਾਚਲੀ ਹੋਈ।੧੬੩। 
ਜਦੋਂ _ਯੁੱਧ-ਖੇਤਰ ਵਿਚ ਦੋ ਚੁਸਤ ਸੂਰਮੇ ਆਏ ਤਦੋਂ ਇਕ _ਲਿਸ਼ਕ ਨੇ ਝਲਕਾਰਾ _ਮਾਰਿਆ।੧੬੪। 


ਉਦੋਂ ਇਸਰਾਫ਼ੀਲ (ਫਰਿਸ਼ਤੇ) ਨੇ ਕਿਆਮਤ ਵਾਲੇ ਦਿਨ ਦੀ ਤੁਰੀ ਵਜਾਈ ਤਦੋਂ ਖ਼ੂਬਸੂਰਤ 
ਹੂਰ ਘੋੜੇ ਉਤੇ ਚੜ੍ਹ _ਕੇ _ਯੁੱਧ-ਖੇਤਰ ਵਿਚ ਆਈ।੧੬੫। ਜਦੋਂ ਯੁੱਧ ਦਾ ਰੌਲਾ ਮਚਿਆ, ਤਾਂ 


2੭੨ 


ਸੀ _ਦਸਮ-ਗ੍ਰੰਥ ਸਾਹਿਬ 


ਚੁਨਾ ਤੇਗ _ਬਰ ਵੈ ਬ਼ਿਜ਼ਦ ਨਾਜ਼ਨੀਂ। 
ਕਿ ਅਜ਼ ਪੁਸ਼ਤ _ਅਸਪਸ਼ ਦਰਾਮਦ _ਜ਼ਿਮੀਂ। _੧੫੧। 
ਕਿ ਪੰਚਮ _ਦਰਾਮਦ ਜੁ ਦੇਵੇ ਅਜ਼ੀਮ। 
ਯਕੇ ਜ਼ਖ਼ਮ _ਜ਼ਦ _ਕਰਦ ਹੁਕਮੇ _ਕਰੀਮ। _੧੫੨। 


ਚੁਨਾ ਤੇਗ _ਬਰ ਵੈ ਜ਼ਦਾਂ ਖੂਬ _ਰੰਗ। 
ਜ਼ਿ ਸਰ ਤਾ ਕਦਮ ਆਮਦਹ ਜ਼ੇਰ _ਤੋਗ। _੧੫੩। 
ਸ਼ਸ਼ਮ ਦੇਵ ਆਮਦ ਚੁ _ਅਫ਼ਰੀਤ ਮਸਤ। 
ਜ਼ਿ ਤੀਰੇ ਕਮਾਂ ਹਮ ਚੁ _ਕਬਜ਼ਹ _ਗੁਜ਼ਸ਼ਤ। _੧੫੪। 


ਬਿਜ਼ਦ ਤੇਗ ਓ ਰਾ ਕਿ ਓ ਨੀਮ ਸ਼ੁਦ। 
ਕਿ ਦੀਗਰ _ਯਲਾ ਰਾ _ਅਜ਼ੋ ਬੀਮ _ਸ਼ੁਦ। _੧੫੫। 
ਚੂਨੀ ਤਾ _ਬਮਿਕਦਾਰ _ਹਫ਼ਤਾਦ _ਮਰਦ। 
ਬ ਤੇਗ਼ ਅੰਦਰ ਆਵੇਖਤ ਖ਼ਾਸ ਅਜ਼ ਨ __ਬਰਦ। 


ਦਿਗਰ ਕਸ _ਨਿਆਮਦ _ਤਮੰਨਾਇ ਜੰਗ। 
ਕਿ ਬੇਰੂੰ _ਨਿਯਾਮਦ ਦਿਲਾਵਰ _ਨਿਹੈਗ। _੧੫੭। 
ਬ _ਹਰਬ _ਆਮਦਸ਼ ਸ਼ਾਹ _ਮਾਯੋਦਰਾਂ। 
ਤਾਬਸ਼ _ਤਪੀਦਨ ਦਿਲੇ _ਮਰਦਮਾਂ। _੧੫੮। 


61 21 


ਅਬਰਸ _ਬ _ਅੰਦਾਖਤ _ਦਉਰੇ _ਯਲਾਂ। 
ਰਖ਼ਸ਼ ਅੰਦਰ ਆਮਦ _ਜ਼ਿਹੇ _ਆਸਮਾਂ। _੧੫੯। 
ਤਾਬਸ਼ _ਦਰਾਮਦ _ਜ਼ਿਮੀਨੋ __ਜ਼ਮਨ। 
ਦਰਖ਼ਸ਼ਾਂ _ਸ਼ੁਦਹ ਤੇਗ ਹਿੰਦੀ ਯਮਨ। _੧੬0। 


& ਐਂ 


ਚਲਾਚਲ _ਦਰਾਮਦ _ਕਮਾਨੋ _ਕਮੰਦ। 

ਹਯਾਹਯ _ਦਰਾਮਦ _ਬ _ਗੁਰਜੋ _ਗਜ਼ੋਦ। _੧੬੧। 
ਚਕਾਚਾਕ ਬਰਖ਼ਾਸਤ _ਤੀਰੋਂ _ਤੁਫ਼ੋਗ। 

ਜ਼ਿਮੀ ਲਾਲ ਸ਼ੁਦ ਚੂੰ _ਗੁਲੇ _ਲਾਲਹ _ਰੰਗ। _੧੬੨। 
ਹਹਾਹੂ _ਦਰਾਮਦ _ਚੁਪਹ ਨੰਦ ਰੂੰ। 

ਦਿਹਾ _ਦਿਹ ਸ਼ੁਦਹ ਖ਼ੰਜਰੇ _ਖ਼ਾਰ _ਖੂੰ। _੧੬੩। 
ਰਖ਼ਸ਼ ਅੰਦਰ ਆਮਦ _ਯਕੇ ਤਾਬ _ਰੰਗ। 
ਰਖ਼ਸ਼ ਅੰਦਰ ਆਮਦ ਦੁ _ਚਾਲਾਕ _ਜੰਗ। _੧੬੪। 


ਸ਼ੋਰਸ਼ _ਦਰਾਮਦ _ਸਰਾਫ਼ੀਲ _ਸੂਰ। 

ਰਖ਼ਸ਼ ਅੰਦਰ ਆਮਦ _ਤਨੇ ਖ਼ਾਸ ਹੂਰ। _੧੬੫। 
ਸ਼ੋਰਸ਼ ਦਰਾਮਦ _ਜ਼ਿ ਤਨ ਦਰ ਖ਼ਰੋਸ਼। 
ਬਾਜੂਇ ਮਰਦਾਂ _ਬਰਾਵੁਰਦ _ਜੋਸ਼। _੧੬੬। 


ਸਗ ਸਿ ਕਸ &% & 


ਹਿਕਾਇਤਾਂ 7੭੩ 


ਸੂਰਮਿਆਂ ਦੇ ਸ਼ਰੀਰਾਂ ਵਿਚ ਕ੍ਰੋਧ ਜਾਗਿਆ ਅਤੇ ਜਵਾਨਾਂ ਦੇ _ਬਾਜ਼ੂਆਂ ਵਿਚ ਜੋਸ਼ ਪੈਦਾ ਹੋ 
ਗਿਆ।੧੬੬। 

(ਯੁੱਧ ਸ਼ੁਰੂ _ਹੋ_ ਜਾਣ ਨਾਲ) ਇਕੋ ਵਾਰ ਸੂਰਮਿਆਂ ਨੇ ਧਰਤੀ ਉਤੇ ਲਾਲ ਅਤਲਸ ਦਾ 
ਫ਼ਰਸ਼ ਵਿਛਾ ਦਿੱਤਾ। (ਉਥੇ ਸ਼ੋਰ ਇਤਨਾ ਧੈ ਗਿਆ) ਮਾਨੋ ਮਦਰਸੇ ਵਿਚ ਬਚੇ ਪਹਿਲਵੀ ਭਾਸ਼ਾ 
ਪੜ੍ਹ ਰਹੇ ਹੋਣ।੧੬੭। ਧੁੰਧ ਵਿਚ ਇਤਨੇ ਬੈਦੇ ਮਾਰੇ ਗਏ ਕਿ ਉਨ੍ਹਾਂ ਦੀ ਗਿਣਤੀ ਜ਼ਬਾਨ ਨਾਲ 
ਨਹੀਂ ਕੀਤੀ ਜਾ _ਸਕਦੀ।੧੬੮। 


ਮਾਯੰਦਰਾਂ ਦਾ ਬਾਦਸ਼ਾਹ ਉਥੋਂ ਭਜ ਗਿਆ ਕਿਉਂਕਿ ਉਸ ਦੀ ਬਹੁਤ ਜ਼ਿਆਦਾ ਸੈਨਾ ਮਾਰੀ 
ਗਈ ਸੀ।੧੬੯। ਉਸ ਪਿਛੇ ਵਜ਼ੀਰ ਦੀ ਲੜਕੀ ਚਲੀ ਗਈ ਅਤੇ ਉਸ ਨੂੰ ਪਕੜ ਕੇ ਕੈਦ ਕਰ 
ਲਿਆ।੧੭0। 


ਉਹ ਬਾਦਸ਼ਾਹ ਨੂੰ ਪਕੜ ਕੇ ਆਪਣੇ ਸ਼ਾਹ (ਅਰਥਾਤ-- ਪਤੀ) ਕੋਲ ਲੈ ਆਈ ਅਤੇ 
ਕਹਿਣ ਲਗੀ ਕਿ _ਐ ਸੁੰਦਰ ਬਸਤੁ ਵਾਲੇ ਬਾਦਸ਼ਾਹਾਂ ਦੇ ਬਾਦਸ਼ਾਹ!।੧੭੧। ਉਸ ਨੇ ਕਿਹਾ ਕਿ 
ਮਾਯੰਦਰਾਂ ਦੇ ਇਸ ਬਾਦਸ਼ਾਹ ਨੂੰ ਪਕੜ ਕੇ _ ਮੈਂ ਤੁਹਾਡੇ ਕੋਲ ਲਿਆਈ ਹਾਂ।੧੭੨। 


ਜੇ ਤੂੰ ਕਹੇਂ ਤਾਂ ਇਸ ਦੀ ਜਾਨ ਲੈ ਲਵਾਂ ਅਤੇ ਜੇ ਤੂੰ ਕਹੇਂ ਤਾਂ ਜੇਲ੍ਹ ਅੰਦਰ ਡਕ 
ਦਿਆਂ।੧੭੩। ਉਸ ਨੇ ਬਾਦਸ਼ਾਹ ਨੂੰ ਵੱਡੀ ਜੇਲ੍ਹ ਵਿਚ ਭੇਜ ਦਿੱਤਾ ਅਤੇ ਉਸ ਤੋਂ ਦੇਸ਼ ਦੀ 
ਬਾਦਸ਼ਾਹੀ ਅਤੇ _ਤਾਜ-ਤਖ਼ਤ ਲੈ ਲਿਆ।੧੭੪। 


ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਨੇ _ਸਭ _ਪਾਸਿਆਂ ਦੀ ਬਾਦਸ਼ਾਹੀ ਹਾਸਲ ਕਰ ਲਈ 
ਅਤੇ ਵੈਰੀਆਂ ਦੇ ਟੋਟੇ ਟੋਟੇ ਕਰ ਦਿੱਤੇ।੧੭੫। ਜੋ ਕੋਈ ਔਕੜਾਂ ਦੇ ਵਾਰ ਨੂੰ ਸਹਾਰਦਾ ਹੈ, ਉਨ੍ਹਾਂ 


ਉਤੇ ਪਰਮਾਤਮਾ ਮਿਹਰ ਕਰਦਾ ਹੈ।੧੭੬। 


ਉਹ ਉਸ ਮੁਲਕ ਦੇ ਬਾਦਸ਼ਾਹ ਦੀ ਬੇਗਮ ਬਣ ਗਈ ਅਤੇ ਰੱਬ ਦੇ ਹੁਕਮ ਨਾਲ ਉਸ 
ਨੇ ਬਾਦਸ਼ਾਹੀ ਪ੍ਰਾਪਤ ਕਰ ਲਈ।੧੭੭। ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ 
ਦੇ ਜਿਸ ਨਾਲ ਕਿ ਮੇਰੇ ਘੁੰਡ ਦਾ ਪਰਦਾ ਹਟ ਜਾਏ।੧੭੮। 


ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ ਜੋ ਜੰਗ ਵੇਲੇ ਮੈਨੂੰ ਚਾਹੀਦਾ 
ਹੈ।੧੭੯।੧0। 


ਦ €ਦ ੮€ ਦੇ 


2੭੪ 


ਸੀ _ਦਸਮ-ਗ੍ਰੰਥ ਸਾਹਿਬ 


ਯਕੇ _ਫ਼ਰਸ਼ ਆਰਾਸਤ ਸੁਰਖ _ਅਤਲਸੇ। 
ਬੁ _ਖਾਨਦ ਚੁ _ਮਕਤਬ _ਜ਼ੁਬਾਂ _ਪਹਿਲੂਏ। _੧੬੭। 
ਬ _ਮਰਦਮ _ਚੁਨਾ ਕੁਸ਼ਤ ਸ਼ੁਦ _ਕਾਰਜ਼ਾਰ। 
ਜ਼ੁਬਾਂ ਦਰ ਗੁਜ਼ਾਰਮ _ਨਿਯਾਯਦ _ਸ਼ੁਮਾਰ। _੧੬੮। 


ਗੁਰੇਜ਼ਾ ਸ਼ਵਦ ਸ਼ਾਹਿ _ਮਾਯਦਰਾਂ। 

ਬ _ਕੁਸ਼ਤੰਦ ਲਸ਼ਕਰ _ਗਿਰਾਂ ਤਾ _ਗਿਰਾਂ। ੧੬੯। 
ਕਿ ਪੁਸ਼ਤਸ਼ _ਸਿਅਫ਼ਤਾਦ _ਦੁਖ਼ਤਰ _ਵਜ਼ੀਰ। 
ਬਿ _ਬਸਤੋਦ ਓ ਰਾ ਕਿ ਕਰਦੰਦ ਅਸੀਰ।੧੭0। 


ਬ ਨਿਜ਼ਦੇ _ਬਿਯਾਵੁਰਦ ਜੋ ਸ਼ਾਹ _ਖੇਸ਼। 

ਬਿ ਗੁਫ਼ਤਹ ਕਿ _ਏ ਸ਼ਾਹ ਸ਼ਾਹਾਨ ਵੇਸ਼। _੧੭੧। 
ਬਿਗੋਯਦ ਕਿ _ਈ' ਸ਼ਾਹ _ਮਾਯੈਦਰਾਂ। 

ਬਿ _ਬਸਤਹ _ਬਿਯਾਵੁਰਦ ਨਿਜ਼ਦੇ `ਸ਼ੁਮਾਂ। _੧੭੨। 
ਅਗਰ ਤੋਂ ਬਿਗੋਈ _ਬ _ਜ਼ਾਂ ਈਂ ਬੁਰਮ। 
ਵਗਰ ਤੋ _ਬਿਗੋਈ _ਬ ਜ਼ਿੰਦਾ ਦਿਹਮ। _੧੭੩। 
ਬਜ਼ਿੰਦਾਂ ਸਪੁਰਦੇਦ _ਓ ਰਾ ਅਜ਼ੀਮ। 

ਸਿਤਾਨਦ _ਅਜ਼ੋ _ਤਾਜ _ਸ਼ਾਹੀ _ਕਲੀਮ। _੧੭੪। 
ਸ਼ਹਿਨਸ਼ਾਹਗੀ _ਯਾਫ਼ਤ _ਹੁਕਮੋ _ਰਜ਼ਾਕ। 

ਕਸੇ ਦੁਸ਼ਮਨਾ ਰਾ ਕੁਨਦ ਚਾਕ _ਚਾਕ। _੧੭੫। 
ਚੁਨਾ ਕਰਦ _ਸ਼ੁਦ _ਕਸਦ ਮਿਹਨਤ _ਕਸੇ। 
ਕਿ ਰਹਮਤ _ਬਬਖ਼ੁਸ਼ੀਦ ਜੋ __ਰਹਮਤੇ। _੧੭੬। 


ਕਿ ਓ ਸ਼ਾਹ ਬਾਨੂ ਸ਼ੁਦੋ ਮੁਲਕ ਸ਼ਾਹ। 
ਕਿ ਸ਼ਾਹੀ _ਹਮੀ ਯਾਫ਼ਤ ਹੁਕਮੇ _ਇਲਾਹ। _੧੭੭। 
ਬਿਦਿਹ _ਸਾਕੀਯਾ _ਸਾਗਰੇ ਸਬਜ਼ _ਆਬ। 
ਕਿ _ਬੇਰੂੰ _ਬਿਅਫ਼ਤਾਦ _ਪਰਦਹ _ਨਕਾਬ। _੧੭੮। 


ਬਿਦਿਹ _ਸਾਕੀਯਾ _ਸਬਜ਼ _ਰੈਗੇ _ਫ਼ਿਰੈਗ। 
ਕਿ ਵਕਤੇ ਬ ਕਾਰ ਅਸਤ ਅਜ਼ ਰੋਜ਼ _ਜੰਗ। _੧੭੯। ੧0। 


ਦ ਦ€ ੮੯ ੯ 


ਈਂ _ ਦਸਤਗੀਰ ਅਸਤ ਦਰ _ਮਾਂਦਗਾਂ। 
ਤੁ ਈਂ ਕਾਰ ਸਾਜ਼ ਅਸਤ _ਬੇਚਾਰਗਾਂ। _੧। 
ਸ਼ਹਿਨਸ਼ਾਹਿ _ਬਖਸ਼ਿੰਦਏ ਬੇ _ਨਿਆਜ਼। 

ਜ਼ਿਮੀਨੋ _ਜ਼ਮਾਂ ਰਾ `ਤੁਈਂ _ਕਾਰਸਾਜ਼। _੨। 


0 ੫ 


ਹਿਕਾਇਤਾਂ 7੭੫ 


ਹੇ ਪਰਮਾਤਮਾ! ਤੂੰ ਦੁਖਾਂ ਅੰਦਰ ਹੱਥ ਪਕੜਨ ਵਾਲਾ (ਸਹਾਇਕ) ਹੈਂ। ਤੂੰ ਹੀ _ਵਿਚਾਰਿਆਂ 
(ਨਿਆਸਰਿਆਂ) ਦੇ ਕੰਮਾਂ ਨੂੰ ਸੰਵਾਰਨ ਵਾਲਾ _ਹੈਂ1੧। ਬਾਦਸ਼ਾਹ ਦਾ ਬਾਦਸ਼ਾਹ, ਬਖਸ਼ਣ ਵਾਲਾ 
ਅਤੇ _ਬੇਨਿਆਜ਼ ਹੈਂ। ਧਰਤੀ ਤੋਂ ਆਕਾਸ਼ ਤਕ ਦਾ ਤੂੰ ਹੀ ਕਾਰ-ਸਾਜ਼ ਹੈਂ।੨। 


004੨ 


ਮੈਂ ਕਲਿੰਜਰ ਦੇਸ਼ ਦੇ ਰਾਜੇ ਦੀ ਕਹਾਣੀ ਸੁਣੀ ਹੈ ਜਿਸ ਨੇ ਇਕ ਪਹਾੜ ਜਿੰਨਾ ਦਰਸ਼ਨੀ 
ਦਰਵਾਜ਼ਾ ਬਣਵਾਇਆ ਸੀ।੩। ਉਸ ਦਾ ਇਕ ਬਹੁਤ ਸੁੰਦਰ ਪੁੰਤਰ ਸੀ ਜੋ ਮੁਲਕ ਨੂੰ ਸੰਭਾਲਣ 
ਲਈ ਬਹੁਤ ਯੋਗ _ਸੀ।੪। 


ਉਸੇ ਨਗਰ ਦੇ ਇਕ ਸ਼ਾਹ ਦੀ ਪੁੱਤਰੀ ਸੀ। ਚੋਮੇਲੀ ਦੇ ਪੌਤਰ ਵਰਗੀ ਕੋਮਲ ਉਸ ਵਰਗੀ 
ਹੋਰ ਕੋਈ ਲੜਕੀ ਨਹੀਂ ਸੀ।੫। ਉਹ ਲੜਕੀ ਬਾਦਸ਼ਾਹ ਦੇ ਪੁੱਤਰ ਉਤੇ ਇਸ ਤਰ੍ਹਾਂ ਮੋਹਿਤ ਹੋ 
ਗਈ ਜਿਵੇਂ ਚੰਦ੍ਰਮਾ ਸੂਰਜ ਉਤੇ ਹੁੰਦਾ ਹੈ।੬। 


ਉਸ ਨੇ ਕਿਹਾ-- ਹੇ ਬਾਦਸ਼ਾਹ ਦੇ ਪੁੱਤਰ! ਤੂੰ ਮੈਨੂੰ ਆਪਣੀ ਇਸਤਰੀ ਬਣਾ ਲੈ। ਇਸ ਬਾਰੇ 
ਤੈਨੂੰ ਕਿਸੇ ਦੂਜੇ ਬੰਦੇ ਤੋਂ ਡਰਨ ਦੀ ਲੋੜ _ਨਹੀਂ।੭। (ਬਾਦਸ਼ਾਹ ਦੇ ਪੁੱਤਰ ਨੇ _ਕਿਹਾ--) 
ਮੈਂ ਸੁਣਿਆ ਹੈ ਕਿ ਹਿੰਦੁਤਸਤਾਨ ਵਿਚ ਇਕ ਬਾਦਸ਼ਾਹ ਹੈ। ਉਸ ਦਾ ਨਾਂ ਸ਼ੇਰਸ਼ਾਹ ਹੈ।੮। 


ਉਸ ਦੇਸ਼ ਦੇ ਬਾਦਸ਼ਾਹ ਦਾ ਅਸੂਲ ਹੈ ਕਿ ਉਸ ਨੂੰ ਇਕ ਵੀ ਬਾਹਰਲਾ ਦਾਣਾ ਰਲਿਆ 
ਦਿਖੇ, ਤਾਂ ਵਖ ਕਰ ਦਿੰਦਾ ਹੈ।੯। (ਉਹ ਵੈਰੀ ਨੂੰ ਇੰਜ ਪਕੜ ਲੈਂਦਾ ਹੈ) ਜਿਵੇਂ _ਬਹਿਰੀ 
(ਸ਼ਿਕਾਰੀ ਪੰਛੀ) ਆਮ ਪੰਛੀਆਂ ਨੂੰ ਹੇਠਾਂ ਸੁਟ ਲੈਂਦਾ ਹੈ। (ਜਾਂ ਵੈਰੀ ਉਸ ਅਗੇ) ਇੰਜ ਭਜਦੇ 
ਹਨ, ਜਿਵੇਂ ਬਾਜ਼ ਅਗੇ ਪੰਛੀ (ਮੁਰਗਾ) _ਭਜਦਾ ਹੈ।੧0। 


ਉਸ ਸ਼ੇਰਸ਼ਾਹ ਨੇ (ਕਿਸੇ ਸੋਦਾਗਰ ਤੋਂ) ਦੋ ਵੌਡੇ ਘੋੜੇ ਲਏ ਸਨ ਜੋ ਇਰਾਕ ਦੇਸ਼ ਤੋਂ 
ਉਸ ਕੋਲ ਆਏ ਸਨ।੧੧। ਉਸ (ਸੌਦਾਗਰ) ਨੂੰ (ਬਾਦਸ਼ਾਹ ਨੇ) ਬਹੁਤ ਸਾਰਾ ਧਨ ਅਤੇ ਦੋ ਹਾਥੀ 
ਦਿੱਤੇ ਸਨ, ਜੋ ਘੋੜਿਆਂ ਨੂੰ ਨੀਲ ਦਰਿਆ ਤੋਂ ਪਾਰੋ _ਲਿਆਇਆ _ਸੀ।੧੨। 


ਇਕ ਘੋੜੇ ਦਾ ਨਾਂ ਰਾਹੋ ਸੀ ਅਤੇ ਦੂਜੇ ਦਾ ਸੁਰਾਹੋ ਸੀ। ਉਹ ਹਿਰਨ ਵਰਗੇ ਤੇਜ਼ ਅਤੇ 
ਬਹੁਤ ਕੀਮਤੀ ਸਨ; ਮਾਨੋ ਮਨੁੱਖ ਵਾਂਗ ਸਿਆਣੇ ਹੋਣ।੧੩। ਜੇ ਤੂੰ ਉਹ ਦੋਵੇਂ ਘੋੜੇ ਮੈਨੂੰ ਇਥੇ 
ਲਿਆ ਦੇਏਂ, ਤਾਂ ਉਸ ਤੋਂ ਬਾਦ ਮੈਂ ਤੈਨੂੰ ਆਪਣੀ ਇਸਤਰੀ _ਬਣਾਵਾਂਗਾ।੧੪। 


ਇਹ ਗੱਲ ਸੁਣ ਕੇ ਉਹ ਲੜਕੀ ਚਲ ਪਈ ਅਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਗਰ 
ਵਿਚ ਆ ਗਈ।੧੫। ਉਹ ਜਮਨਾ ਦਰਿਆ ਦੇ ਕੌਢੇ ਉਤੇ ਬੈਠ ਗਈ। ਉਹ ਆਪਣੇ ਨਾਲ ਸ਼ਰਾਬ 
ਅਤੇ ਮਾਸ ਲੈ ਗਈ ਸੀ, ਉਸ ਨੂੰ ਪੀਤਾ ਅਤੇ ਖਾਇਆ।੧੬। 


7੭੭੬ 


ਸੀ _ਦਸਮ-ਗ੍ਰੰਥ ਸਾਹਿਬ 


ਹਿਕਾਯਤ ਸ਼ੁਨੀਦੇਮ ਸ਼ਾਹੇ _ਕਲਿਜੰਰ। 
ਕੁਨਾ ਨੀਦ ਯਕ _ਦਰ ਚੁ ਅਜ਼ ਕੋਹ ਮੌਜਰ। _੩। 
ਯਕੇ __ਪਿਸਰ _ਓ _ਬ਼ੂਦ _ਹੁਸਨੁਲ _ਜਮਾਲ। 
ਕਿ _ਲਾਯਕ ਜਹਾਂ _ਬੂਦ ਅਜ਼ ਮੁਲਕ _ਮਾਲ। _੪। 


ਯਕੇ _ਸ਼ਾਹਿ ਓ ਜਾਵ ਦੁਖ਼ਤਰ ਅਜ਼ੋ। 
ਕਿ ਦੀਗਰ ਨ ਜ਼ਨ ਬੂਦ _ਸਮਨ ਬਰ ਕਜ਼ੋ। _੫। 
ਵਜ਼ਾਂ _ਦੁਖ਼ਤਰੇ ਸ਼ਾਹ ਆਂ ਪਿਸਰ _ਸ਼ਾਹ। 
ਸ਼ੁਦ ਆਸ਼ੁਫ਼ਤਹ ਬਰ ਵੈ ਜੁ ਬਰ ਸ਼ਮਸ਼ ਮਾਹ। ੬। 


ਬਿਗੋਯਦ ਕਿ _ਏ ਸ਼ਾਹ ਮਾਰਾ _ਬਿਕੁਨ। 
ਕਿ ਦਹਿਸ਼ਤ ਕਸੇ ਮਰਦ _ਦੀਗਰ _ਮਕੁਨ। _੭। 
ਸ਼ੁਨੀਦਮ ਕਿ _ਦਰ _ਸ਼ਾਹਿ _ਹਿੰਦੋਸਤਾਂ। 

ਕਿ ਨਾਮੇ ਵਜ਼ਾਂ ਸ਼ੇਰ ਸ਼ਾਹੇ ਵਜ਼ਾਂ। ੮। 
ਚੁਨਾਂ _ਨਸ਼ਤ _ਦਸਤੂਰ ਮੁਲਕੇ ਖੁਦਾ। 

ਬਯਕ _ਦਾਨ _ਬੇਗਾਨ _ਰੇਜ਼ਦ _ਜੁਦਾ। ੯। 
ਬਿਗੀਰੈਦ ਸ਼ਾਹੀ _ਬਿਅਫ਼ਤਾਦ _ਤੁਰਗ। 
ਬਪੇਸ਼ੇ ਗੁਰੇਜ਼ਦ ਚੁ _ਅਜ਼ ਬਾਜ਼ _ਮੁਰਗ। _੧0। 
ਬਿਗੀਰਦ _ਅਜ਼ੋ _ਹਰਦੁ _ਅਸਪੇ _ਕਲਾਂ। 

ਕਿ ਮੁਲਕੋ _ਅਰਾਕਸ਼ _ਬਿਆਮਦ _ਅਜ਼ਾਂ। _੧੧। 
ਬਿ ਬਖ਼ਸ਼ੀਦ ਓ ਰਾ ਬਸੇ ਜ਼ਰ ਦੁ ਫ਼ੀਲ। 
ਕਿ ਬੇਰੂੰ _ਸ਼ਿਆਵੁਰਦ _ਦਰੀਯਾਇ _ਨੀਲ। _੧੨। 
ਯਕੇ _ਨਾਮ _ਰਾਹੋ _ਸੁਰਾਹੋ _ਦਿਗਰ। 

ਚੁ ਆਹੂ ਕਲਾਂ ਪਾਇ ਅਜ਼ੀਮੇ ਦੁ _ਨਰ। _੧੩। 
ਅਗਰ _ਅਸਪ _ਹਰ ਦੋ ਅਜ਼ਾਂ ਮੇ ਦਿਹਦ। 
ਵਜ਼ਾਂ _ਪਸ _ਤੁਰਾ _ਖ਼ਾਨਹ _ਬਾਨੂੰ _ਕੁਨਦ। _੧੪। 
ਸ਼ੁਨੀਦ ਈਂ ਸੁਖ਼ਨ ਰਾ _ਹਮੀ ਸ਼ੁਦ _ਰਵਾਂ। 
ਬਿਯਾਮਦ _ਬ _ਸ਼ਹਰ _ ਸ਼ਾਹ _ਹਿੰਦੋਸਤਾਂ। _੧੫। 
ਨਿਸ਼ਸਤੰਦ ਬਰ _ਰੋਦ _ਜਮਨਾ ਲਬ _ਆਬ। 
ਬਿ ਬੁਰਦੰਦ ਬਾਦਹ _ਖੁਰਦੌਦ ਕਬਾਬ। _੧੬। 
ਪਸੇ ਦੋ ਬਰਾਮਦ ਸ਼ਬੇ ਚੂੰ _ਸਿਯਾਹ। 

ਰਵਾਂ ਕਰਦ ਆਬਸ _ਬਸੇ ਪੁਸ਼ਤ _ਕਾਹ। _੧੭। 
ਬ ਦੀਦੈਦ ਓ ਰਾ ਬਸੇ ਪਾਸਬਾਂ। 

ਬ ਤੁੰਦੀ ਦਰਾਮਦ _ਬਤਾਬਸ਼ ਹੁਮਾਂ। _੧੮। 


ਹਿਕਾਇਤਾਂ ੭ 


ਜਦ ਕਾਲੀ ਰਾਤ ਦੇ ਦੋ ਪਹਿਰ ਗੁਜ਼ਰ ਗਏ ਤਾਂ ਉਸ ਨੇ ਬਹੁਤ ਸਾਰੀਆਂ ਘਾਹ ਦੀਆਂ 
ਪੰਡਾਂ ਨੂੰ ਦਰਿਆ ਵਿਚ ਰੋੜ੍ਹ ਦਿੱਤਾ।੧੭। ਜਦ ਪਹਿਰੇਦਾਰਾਂ ਨੇ ਘਾਹ ਦੀਆਂ ਪੰਡਾਂ ਨੂੰ ਰੁੜ੍ਹਦਾ 
ਵੇਖਿਆ, ਤਾਂ ਉਹ ਕ੍ਰੋਧ ਨਾਲ ਚਮਕ _ਪਏ।੧੮। 


ਉਨ੍ਹਾਂ `ਨੇ ਗੰਢਾਂ ਉਤੇ ਬੰਦੂਕਾਂ ਦੀਆਂ ਗੋਲੀਆਂ ਦੀ ਇਤਨੀ ਬਰਖਾ ਕੀਤੀ ਜਿਵੇਂ ਬਿਜਲੀ ਦੇ 
ਚਮਕਣ ਦੇ ਨਾਲ ਬਰਖਾ ਹੁੰਦੀ ਹੈ।੧੯। ਉਸ (ਲੜਕੀ) ਨੇ ਜਦ ਤਿੰਨ ਚਾਰ ਵਾਰ ਇਸੇ ਤਰ੍ਹਾਂ 
ਕੀਤਾ ਤਾਂ ਰਖਵਾਲੇ ਨੀਂਦ ਆ ਜਾਣ ਕਰ ਕੇ ਆਖਰ ਸੌ _ਗਏ।੨0। 


ਲੜਕੀ ਨੇ ਸਮਝ ਲਿਆ ਕਿ ਰਖਵਾਲੇ ਸੌਂ _ਗਏ ਹਨ ਜਿਵੇਂ ਮੁਰਦੇ ਪਏ ਹੋਣ ਜਾਂ ਜ਼ਖ਼ਮੀ 
ਸੂਰਮੇ ਲੰਬੇ ਪਏ _ਹੋਣ।੨੧। ਉਹ ਉਥੋਂ ਚਲ ਕੇ ਉਸ ਥਾਂ ਜਾ ਪਹੁੰਚੀ, ਜਿਥੇ ਬਾਦਸ਼ਾਹ ਦੀ 
ਅਟਾਰੀ ਦੀ ਬੁਨੀਆਦ ਸੀ।੨੨। 


ਕਿਲੀ ਠੋਕ ਦਿੰਦੀ।੨੩। ਇਸ ਤਰ੍ਹਾਂ (ਕਿਲੀਆਂ ਦੇ ਸਹਾਰੇ) ਉਹ ਵੱਡੀ ਦੀਵਾਰ ਨੂੰ ਚੜ੍ਹ ਕੇ 
ਉਪਰ ਆ ਗਈ। ਰੱਬ ਦੇ ਹੁਕਮ ਨਾਲ ਉਸ ਨੇ ਦੋਵੇਂ ਘੋੜੇ ਵੇਖ ਲਏ।੨੪। 


ਇਕ ਰਖਵਾਲੇ ਨੂੰ (ਤਲਵਾਰ ਮਾਰ ਕੇ) ਅੱਧਾ ਅੱਧਾ _ਕਰ ਦਿੱਤਾ ਅਤੇ ਦਰਵਾਜ਼ੇ ਦੀ 


ਰਖਵਾਲੀ ਕਰਨ ਵਾਲੇ ਦੇ ਦੋ ਟੋਟੇ ਕਰ ਦਿੱਤੇ।੨੫। ਦੂਜੇ ਨੂੰ (ਤਲਵਾਰ ਮਾਰ ਕੇ) ਸਿਰ ਵਖਰਾ 
ਕਰ ਦਿੱਤਾ। ਤੀਜੇ ਨੂੰ ਮਾਰਿਆ ਅਤੇ ਉਹ ਖ਼ੂਨ ਨਾਲ ਲਥ _ਪਥ ਹੋ _ਗਿਆ।੨੬। 


ਚੌਥੇ ਦਾ ਸਿਰ ਵਖਰਾ ਕੀਤਾ, ਪੰਜਵੇਂ ਨੂੰ ਮਾਰ ਦਿੱਤਾ ਅਤੇ ਛੇਵੇਂ ਨੂੰ ਹੌਥ ਵਿਚ ਜਮਧਾੜ 
ਲੈ ਕੇ ਮਾਰ ਦਿੱਤਾ।੨੭। ਛੇਵੇਂ ਚੌਕੀਦਾਰ ਨੂੰ ਮਾਰ ਕੇ ਉਸ ਥਾਂ ਉਤੇ ਆਈ ਜਿਥੇ ਸੱਤਵਾਂ 
ਚੌਕੀਦਾਰ ਚੌਕੀ ਉਪਰ _ਖੜੋਤਾ ਸੀ।੨੮। 


ਫਿਰ ਸੱਤਵੇਂ ਚੌਕੀਦਾਰ ਨੂੰ ਜ਼ਖ਼ਮੀ ਕਰ ਕੇ ਮਾਰ ਦਿੱਤਾ ਅਤੇ ਫਿਰ ਰੱਬ ਦੇ ਹੁਕਮ ਨਾਲ 
ਘੋੜੇ ਉਤੇ ਹੱਥ ਫੇਰਿਆ।੨੯। ਉਸ ਨੇ ਸਵਾਰ ਹੋਕੇ ਘੋੜੇ ਨੂੰ ਅਜਿਹੀ ਚਾਬਕ ਮਾਰੀ ਕਿ ਉਹ 
ਦੀਵਾਰ ਦੇ ਉਪਰੋਂ ਜਮਨਾ ਦਰਿਆ ਵਿਚ ਆ ਪਿਆ।੩0। 


ਘੋੜਾ ਪਾਣੀ ਵਿਚ ਘੁੰਮਦਾ-ਤਰਦਾ ਬਾਹਰ ਆ ਗਿਆ। ਸੰਸਾਰ ਦਾ ਬਾਦਸ਼ਾਹ ਇਹ ਵੇਖ ਕੇ 
ਹੈਰਾਨ ਹੋ _ਗਿਆ।੩੧। ਸ਼ੇਰ ਸ਼ਾਹ ਨੇ ਦੰਦਾਂ ਨਾਲ ਹੱਥ ਵਢੇ। ਬਾਦਸ਼ਾਹ ਘੋੜੇ ਦੇ ਚਲੇ ਜਾਣ ਤੇ 
ਬਹੁਤ ਹੈਰਾਨ ਹੋ__ਗਿਆ।੩੨। 


ਸੀ _ਦਸਮ-ਗ੍ਰੰਥ ਸਾਹਿਬ ਹਿਕਾਇਤਾਂ 7੭੭੯ 


ਬਸੇ ਬਰ ਵੈ ਬੈਦੂਕ ਬਾਰਾਂ _ਕੁਨਦ। (ਕਹਿਣ ਲਗਾ--) ਉਹ ਕਿਹੜਾ ਆਦਮੀ ਹੈ ਜੋ ਮੇਰੇ ਵੱਡੇ ਘੋੜੇ ਨੂੰ ਲੈ ਗਿਆ ਹੈ। ਖੁਦਾ 
ਚੁ ਬਾ ਬਰਕ _ਅਬਰਸ ਬਹਾਰਾਂ _ਕੁਨਦ। _੧੯। ਦੀ ਕਸਮ (ਜੇ ਉਹ ਮੇਰੇ ਸਾਹਮਣੇ ਆ ਜਾਏ) ਤਾਂ ਉਸ ਨੂੰ ਮਾਫ਼ ਕਰ ਦਿਆਂ।੩੩। ਅਫ਼ਸੋਸ 
ਹਮੀ ਵਜ਼ਹ _ਕਰਦੇਦ ਦੁ ਸੇ ਚਾਰ _ਬਾਰ। ਜੇ ਮੈਂ ਉਸ ਦੀ ਸ਼ਕਲ ਵੇਖ ਲਵਾਂ ਤਾਂ ਮੈਂ ਖ਼ਜ਼ਾਨੇ ਵਿਚੋਂ ਨਕੋ ਨਕ ਭਰੀਆਂ ਹੋਈਆਂ ਸੋ ਥੈਲੀਆਂ 
ਹਮ ਆਖ਼ਰ _ਕੁਨਦ ਖ਼ਾਬ _ਖੁਫ਼ਤ _ਇਖਤੀਯਾਰ। _੨0। ਦਿਆਂਗਾ।੩੪। 

ਬਿਦਾਨਦ ਕਿ ਖੁਫ਼ਤਹ _ਸ਼ਵਦ _ਪਾਸਬਾਂ। ਅਫ਼ਸੋਸ, ਜੇ ਮੈਂ _ਉਸ ਨੂੰ ਵੇਖ ਲੈਂਦਾ, ਤਾਂ ਮੈਂ ਉਸ ਤੋਂ ਆਪਣੇ ਦਿਲ ਨੂੰ ਨ ਫੇਰਦਾ।੩੫। 
ਬ ਪਯ ਮੁਰਦ ਸ਼ੁਦ ਹਮ ਚੁ ਜ਼ਖ਼ਮੇ _ਯਲਾਂ। _੨੧। ਜੇ ਉਹ ਮੈਨੂੰ ਆਪਣਾ ਦੀਦਾਰ ਦੇਵੇ ਤਾਂ ਮੈਂ ਖੁਜ਼ਾਨੇ ਵਿਚੋਂ ਭਰੀਆਂ ਹੋਈਆਂ ਸੌ _ਥੈਲੀਆਂ ਉਸ 
ਰਵਾਂ ਕਰਦ ਓ ਜਾ ਬਿਆਮਦ ਅਜ਼ਾਂ। ਨੂੰ ਦੇ ਦਿਆਂ।੩੬। 

ਕਿ ਬੁਨ ਗਾਹ ਅਜ਼ ਸ਼ਾਹ _ਕਰਖੇ _ਗਿਰਾਂ। ੨੨। 

ਘਰੀ _ਰਾ _ਬਿਕੋਬਦ _ਘਰੀਯਾ _ਘਰੀਯਾਰ। (ਬਾਦਸ਼ਾਹ ਨੇ) ਸ਼ਹਿਰ ਵਿਚ ਮਨਾਦੀ ਕਰਵਾ ਦਿੱਤੀ ਕਿ ਮੈਂ ਉਸ ਖੂਨਖ਼ਾਰ ਦਾ ਖ਼ੂਨ ਬਖ਼ਸ਼ 
ਵਜ਼ਾਂ _ਮੇਖ _ਕੋਬਦ _ਬ ਪੁਸ਼ਤੇ _ਦਿਵਾਰ। _੨੩। ਦਿਆੰਗਾ।੩੭। (ਤਦ ਉਸ ਲੜਕੀ ਨੇ) ਪਗੜੀ ਬੰਨ੍ਹ ਲਈ ਅਤੇ ਸੁਨਹਿਰੀ ਰੰਗ ਦਾ ਬਸਤ੍ਰ ਪਾ 
ਚੁਨਾ ਤਾ ਬਰਾਮਦ _ਦਿਵਾਰੇ _ਅਜ਼ੀਮ। ਲਿਆ। ਸੁਨਹਿਰੀ ਢਾਲ ਬੰਨ੍ਹ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ_ਗਈ।੩੮। 

ਦੂ ਅਸਪਸ਼ ਨਜ਼ਰ _ਕਰਦ ਹੁਕਮੇ _ਕਰੀਮ। _੨੪। 

ਯਕੇ ਰਾ _ਬਿਜ਼ਦ ਤਾ ਅਜ਼ੋ ਨੀਮ _ਕਰਦ। ਉਸ ਨੇ ਕਿਹਾ-- ਐ ਸ਼ੇਰ ਨੂੰ ਮਾਰ ਦੇਣ ਵਾਲੇ ਸ਼ੇਰ ਸ਼ਾਹ! ਮੈਂ ਇਸ ਢੰਗ ਨਾਲ 'ਰਾਹੋ” 
ਦਰੇ ਪਾਸਬਾਨੇ ਬਰ _ਅਜ਼ ਨੀਮ _ਕਰਦ। _੨੫। ਘੋੜੇ ਨੂੰ ਲੈ ਗਿਆ ਸਾਂ।੩੯। ਉਸ ਦਾ ਜਵਾਬ ਸੁਣ ਕੇ ਬੁੱਧੀਮਾਨ ਰਾਜਾ ਹੈਰਾਨ ਹੋ_ਗਿਆ। ਉਸ 
ਦਿਗਰ _ਰਾ _ਬਿਜ਼ਦ ਤਾ ਜੁਦਾ ਗਸ਼ਤ _ਸਰ। ਨੇ ਜਲਦੀ _ਨਾਲ ਦੂਜੀ ਵਾਰ _ਕਿਹਾ।੪0। 

ਸਿਯਮ _ਰਾ ਬਿਕੁਸ਼ਤਨ _ਸ਼ਵਦ _ਖੂੰਨ _ਤਰ। _੨੬। 

ਚੁਅਮ ਰਾ ਜੁਦਾ _ਕਰਦ _ਪੰਜਮ _ਬਕੁਸ਼ਤ। ਹੇ ਸ਼ੇਰ ਦੇ ਸਮਾਨ ਸੂਰਮੇ! ਮੈਨੂੰ ਨਿਕਲ ਕੇ ਵਿਖਾ ਕਿ ਤੂੰ ਕਿਵੇਂ ਪਹਿਲੇ ਘੋੜੇ ਨੂੰ ਕਢ 
ਸ਼ਸ਼ਮ ਰਾ _ਬਕੁਸ਼ਤੋਦ _ਜਮਦਾਰ _ਮੁਸ਼ਤ। _੨੭। ਕੇ ਲੈ ਗਿਆ ਸੈਂ।੪੧। ਉਹ ਉਸੇ ਤਰ੍ਹਾਂ ਨਦੀ ਦੇ ਕੈਢੇ ਉਤੇ ਬੈਠ ਗਈ ਅਤੇ ਸ਼ਰਾਬ ਪੀਤੀ ਤੇ 
ਸ਼ਸ਼ਮ _ਚੌਕੀਅਸ ਕੁਸ਼ਤ ਆਮਦ _ਅਜ਼ਾਂ। ਮਾਸ ਖਾਇਆ।੪੨। 

ਕਿ ਹਫ਼ਤਸ਼ _ਗਿਰਾਂ _ਬੁਦ ਚੌਕੀ _ਗਿਰਾਂ। _੨੮। 

ਕਿ ਹਫ਼ਤਮ _ਹਮੀ _ਕਸ਼ਤ _ਜ਼ਖਗੇ _ਅਜ਼ੀਮ। ਉਸ ਨੇ ਪਹਿਲਾਂ ਬਹੁਤ ਸਾਰੀਆਂ ਘਾਹ ਦੀਆਂ ਪੰਡਾਂ ਪਾਣੀ ਵਿਚ ਰੋੜ੍ਹੀਆਂ ਅਤੇ ਬਾਦਸ਼ਾਹ 
ਜਿ. (ਜਤ ਨੰਦ ਰਖ -ਜਕਮੀ _ਗਰੀਮ। 3੬ ਦੇ ਪਹਿਰੇਦਾਰਾਂ ਨੂੰ ਧੋਖਾ ਦਿੱਤਾ।੪੩। ਫਿਰ ਉਸ ਨੇ ਥੋੜੀ ਕੋਸ਼ਿਸ਼ ਕਰ ਕੇ ਉਸ ਕਠਿਨ ਦਰਿਆ 
ਚੁਨਾ _ਤਾਜ਼ੀਆਨਹ _ਬਿਜ਼ਦ _ਤਾਜ਼ੀਅਸ਼। ਨੂੰ ਪਾਰ ਕਰ _ਲਿਆ।੪੪। 


ਕਿ ਬਾਲਾ _ਬਿਯਾਮਦ _ਬ _ਜ਼ਮਨ ਅੰਦਰਸ਼। _੩0। 


ਵਗਸ਼ਤਨ _ਦਰਾਬੇ _ਬ_ ਬੇਰੂੰ _ਅਜ਼ਾਂ। ਉਸ ਨੇ ਪਹਿਲਾਂ ਵਾਂਗ ਪਹਿਰੇਦਾਰਾਂ ਨੂੰ ਮਾਰਿਆ ਅਤੇ ਦੌੜ ਗਈ। ਇਹ ਵੇਖ ਕੇ ਬਾਦਸ਼ਾਹ 


ਕਿ ਹੈਰਤ ਬਿਮਾਂਦੰਦ ਸ਼ਾਹੇ _ਜਹਾਂ। _੩੧। ਮੁਰਦੇ ਦੇ ਸਮਾਨ ਹੋ ਗਿਆ।੪੫। ਸੂਰਜ ਦੇ ਡੁਬਣ ਵਿਚ ਜਦੋਂ ਇਕ ਘੜੀ ਰਹਿ ਗਈ, ਉਹ 
ਕਿ ਦੰਦਾ ਖੁਰਦ ਦਸਤ ਅਜ਼ ਸ਼ੇਰ _ਸ਼ਾਹ। ਉਥੇ ਆਈ ਅਤੇ ਘੋੜੇ ਦੀਆਂ ਰਸੀਆਂ ਖੌਲ੍ਹ _ਦਿੱਤੀਆਂ।੪੬। 


ਬ ਹੈਰਤ _ਹਮੀ _ਰਫ਼ਤ ਆਲਮ _ਪਨਾਹ। _੩੨। 

ਕਿ ਮਰਾ _ਕਜ਼ਾ _ਬਰਦ _ਅਸਪੇ _ਅਜ਼ੀਮ। (ਉਸ ਨੇ ਘੋੜੇ ਨੂੰ) ਲਗਾਮ ਪਾਈ ਅਤੇ ਸਵਾਰ ਹੋ ਗਈ। _ਦੇਓ ਵਰਗੇ ਮਸਤ ਘੋੜੇ ਨੂੰ 
ਬਿ ਬਖ਼ਸ਼ੀਦ ਓ_ਹਮ ਚੁ ਕਸਮੇ ਕਰੀਮ। _੩੩। ਉਸ ਨੇ ਚਾਬਕ _ਮਾਰਿਆ।੪੭। ਉਹ ਘੋੜਾ ਬਾਦਸ਼ਾਹ ਦੀ ਉਚਿਆਈ ਜਿੰਨਾ _ਉਛਲਿਆ ਅਤੇ 
ਦਰੇਗਾ ਅਗਰ _ਰੂਇ _ਓ ਦੀਦਮੇ। ਦਰਿਆ ਵਿਚ ਆ ਪਿਆ।੪੮। 

ਬ ਸਦ ਗੰਜ ਸਰਬਸਤ _ਬਖ਼ਸ਼ੀਦਮੇ। _੩੪। 


੭੮0 


ਸੀ _ਦਸਮ-ਗ੍ਰੰਥ ਸਾਹਿਬ 


ਕਿ ਹੈਫ਼ਸਤ ਗਰੋ _ਦੀਦਏ _ਯਾਫ਼ਤਮ। 
ਜਾਏ _ਦਿਗਰ ਦਿਲ ਨਜ਼ੋ _ਤਾਫ਼ਤਮ। _੩੫। 
ਦੀਦਾਰ _ਬਖ਼ਸ਼ੈਦ ਅਗਰ _ਓ__ਮਰਾ। 
ਸਦ ਗੰਜ ਸਰਬਸਤ _ਬਖੁਸ਼ਮ _ਵਰਾ। _੩੬। 


ਸ਼ ਗੰ % 


ਸ਼ੁਹਰਤ _ਕੁਨਾਨੀਦ _ਸ਼ਹਰ _ਅੰਦਰੂੰ। 
ਬਖ਼ਸ਼ੀਦ ਮਮ ਬੂੰਨ ਅਜ਼ ਥ੍ਹਾਰ ਬੂੰ। _੩੭। 
ਬਸਤੋਦ ਦਸਤਾਰ ਅਜ਼ ਜਾਮ _ਜ਼ਰ। 
ਪੇਸ਼ੇ ਸ਼ਹ ਆਮਦ ਚੁ _ਜ਼ਰਰੀ _ਸਿਪਰ। _੩੮। 
ਬਗੋਯਦ _ਕਿ ਸ਼ੇਰ _ਅਫ਼ਕਨੋ ਸ਼ੇਰ _ਸ਼ਾਹ। 
ਕਿ ਅਜ਼ ਰਾਹ ਰਾ ਮਨ ਬਿਬੁਰਦੰਦ _ਰਾਹ। _੩੯। 
ਅਜਬਮਾਂਦ ਸਾਹਿਬ _ਖਿਰਦ _ਈਂ' ਜਵਾਬ। 
ਦਿਗਰ ਬਾਰ ਗੋਯਦ ਕਿ ਬਾ ਵੈ ਸਵਾਬ। _80। 


ਬ ਜ਼ ਗ਼ਰਾ% 


ਕਿ ਨਕਲ ਸ ਨੁਮਾ ਈਂ ਮਰਾ ਸ਼ੇਰ ਤਨ। 
ਬ ਵਜਹੇ _ਚਰਾ ਬੁਰਦਾ _ਅਸਪੇ ਕੁਹਨ। _੪੧। 
ਨਿਸ਼ਸਤੰਦ ਅਜ਼ਾਂ ਵਜਹੇ _ਬਰ _ਰੋਦ _ਆਬ। 
ਬਿ _ਬੁਰਦੇਦ _ਬਾਦਹ _ਬਖੁਰਦਨ _ਕਬਾਬ। _੪੨। 
ਰਵਾਂ ਕਰਦ _ਔਵਲ ਬਸੇ ਪੁਸ਼ਤ _ਕਾਹ। 
ਦਗਾ ਮੇ ਦਿਹਦ ਪਾਸਬਾਨਾਨ _ਸ਼ਾਹ। _੪੩। 
ਵਜ਼ਾਂ ਪਸ _ਬ ਕੋਸ਼ਸ਼ ਕੁਨਾਨੀਦ _ਲਖਤ। 

ਬ ਪੈਰਸ਼ ਦਰਾਂਮਦ ਜਿ _ਦਰੀਯਾਇ _ਸਖਤ। _੪੪। 
ਵਜ਼ਾਂ _ਬਿਸ਼ਕੁਨਾਨੀਦ ਓ ਗਿਰਦ _ਸ਼ੁਦ। 

ਬ ਦੀਦਨ ਅਜ਼ੋ ਸ਼ਾਹ ਪਯ _ਮੁਰਦਹ _ਸ਼ੁਦ। _੪੫। 
ਘੜੀ _ਯਕ _ਬਿਮਾਦੰਦ _ਗ਼ਰੂਬ _ਆਫ਼ਤਾਬ। 
ਵਜ਼ਾਂ ਜਾ _ਬਿਯਾਮਦ _ਕੁਸ਼ਾਯਦ _ਤਨਾਬ। _੪੬। 


ਲਗਾਮਸ਼ _ਬਿਦਾਦੰਦ ਸ੍ਹਾਰੇ _ਸ਼ੁਦਸਤ। 
ਬਿਜ਼ਦ _ਤਾਜੀਆਂਨਹ ਚੁ __ਅਫ਼ਰੀਤ ਮਸਤ। _੪੭। 
ਚੁਨਾ _ਅਸਪ ਖੋਜ਼ੀਦ _ਬਰਤਰ ਜਿ _ ਸ਼ਾਹ। 
ਜ਼ਿ ਬਾਲਾ _ਬਿਯਾਮਦ _ਬ __ਦਰੀਯਾਇ _ਗਾਹ। _੪੮। 
ਬ ਪੈਰਸ਼ _ਦਰਾਮਦ ਜਿ _ਦਰੀਯਾ _ਅਜ਼ੀਮ। 
ਕਿ ਪਾਰਸ _ਹਮੀ ਗਸ਼ਤ ਹੁਕਮੇ ਕਰੀਮ। _੪੯। 
ਫ਼ਰੋਦ _ਆਮਦਸ਼ _ਅਸਪ _ਕਰਦਸ _ਸਲਾਮ। 
ਬਿਗੋਯਦ ਸੁਖ਼ਨ _ਸ਼ਾਹਿ ਅਰਬੀ _ਕਲਾਮ। _੫0। 


ਹਿਕਾਇਤਾਂ 7੭੮੧ 


ਉਹ ਉਸ ਵੱਡੇ ਦਰਿਆ ਵਿਚ ਤਰ ਕੇ ਬਾਹਰ ਆ ਗਈ। ਰੌਂਬ ਦੇ ਹੁਕਮ ਨਾਲ ਉਹ 
(ਲੜਕੀ ਅਤੇ ਘੋੜਾ) ਦਰਿਆ ਤੋਂ ਪਾਰ ਹੋ_ਗਏ।੪੯। ਬਾਹਰ ਆ ਕੇ ਉਹ ਘੋੜੇ ਤੋਂ ਉਤਰੀ 
ਅਤੇ ਬਾਦਸ਼ਾਹ ਨੂੰ ਸਲਾਮ ਕੀਤਾ ਅਤੇ ਅਰਬੀ ਜ਼ਬਾਨ ਵਿਚ ਬਾਦਸ਼ਾਹ ਨੂੰ _ਕਿਹਾ--।੫0। 
ਐ ਸ਼ੇਰ ਸ਼ਾਹ! ਤੇਰੀ ਅਕਲ ਕਿਥੇ ਗਈ ਹੈ ਕਿ ਮੈਂ ਰਾਹੋਂ ਘੋੜਾ ਲੈ ਗਈ ਸਾਂ ਅਤੇ 
'ਸੁਰਾਹੋਂ” ਮੈਨੂੰ ਖੁਦ ਦੇ ਦਿੱਤਾ ਹੈ।੫੧। ਉਸ ਨੇ ਇਸ ਤਰ੍ਹਾਂ ਦੀ ਗੱਲ ਕਹੀ ਅਤੇ ਘੋੜੇ ਨੂੰ 
ਦਿੱਤਾ ਅਤੇ ਬਖ਼ਸ਼ਿਸ਼ ਕਰਨ ਵਾਲਾ ਰੱਬ _ਉਸ ਨੂੰ ਯਾਦ ਆ ਗਿਆ।੫੨। 


॥ 0005 


(ਉਸ ਨੂੰ ਪਕੜਨ ਲਈ) ਬੇਸ਼ੁਮਾਰ ਘੋੜ ਸਵਾਰ ਉਸ ਪਿਛੇ ਦੌੜਾਏ ਗਏ। ਪਰ ਉਸ ਦੇ 
ਬਰਾਬਰ ਕੋਈ ਸਵਾਰ ਨ ਪਹੁੰਚ ਸਕਿਆ।੫੩। ਬਾਦਸ਼ਾਹ ਦੇ ਸਾਹਮਣੇ ਯੋਧਿਆਂ ਨੇ ਆਪਣੀਆਂ 
ਪੱਗਾਂ ਸੁਟ ਦਿੱਤੀਆਂ (ਅਤੇ ਕਿਹਾ--) ਹੇ ਬਾਦਸ਼ਾਹਾਂ ਦੇ ਬਾਦਸ਼ਾਹ, ਹੇ ਸੰਸਾਰ ਦੇ ਆਸਰੇ! (ਤੁਸੀਂ) 
ਇਹ ਕੀ ਕੀਤਾ ਹੈ।੫੪। 

ਹਿਰਨ ਦੀ ਚਾਲ ਚਲਣ ਵਾਲੇ ਉਸ ਘੋੜੇ ਨੂੰ ਕੌਣ ਪਕੜਦਾ। (ਤੁਸੀਂ) ਖੁਦ ਆਪਣੇ ਹੱਥ 
ਨਾਲ ਇਹ ਘੋੜਾ ਉਸ ਨੂੰ ਦੇ ਦਿੱਤਾ।੫੫। ਤੁਸੀਂ ਇਹ ਬੇਸਮਝੀ ਦਾ ਕੰਮ ਕਿਉਂ ਕੀਤਾ? ਰਾਹੋ 
ਘੋੜਾ ਤਾਂ ਉਹ ਖੁਦ ਲੈ ਗਿਆ ਸੀ, ਪਰ ਸੁਰਾਹੋ ਘੋੜਾ ਤੁਸੀਂ ਆਪ ਦੇ ਦਿੱਤਾ ਹੈ।੫੬। 


ਉਹ ਦੋਵੇਂ ਉੱਤਮ ਘੋੜੇ ਉਹ ਲੜਕੀ ਲੈ ਗਈ ਅਤੇ ਪਰਮਾਤਮਾ ਦੇ ਹੁਕਮ ਨਾਲ ਆਪਣੇ 
ਪ੍ਰੇਮੀ ਨੂੰ ਦੇ ਦਿੱਤੇ।੫੭। ਉਸ ਲੜਕੀ ਨੂੰ ਉਹ ਵਿਆਹ ਕੇ ਘਰ ਲੈ _ਗਿਆ। ਪਰਮਾਤਮਾ ਦੇ 
ਹੁਕਮ ਨਾਲ ਉਸ ਨੇ ਆਪਣਾ ਬਚਨ _ਨਿਭਾ ਦਿੱਤਾ।੫੮। 


ਹੇ ਸਾਕੀ! ਮੈਨੂੰ ਪੋਸਤ ਦੇ ਡੋਡਿਆਂ ਦਾ ਪਿਆਲਾ ਬਖ਼ਸ਼ ਜੋ _ਜੰਗ ਵੇਲੇ ਮੇਰੇ ਕੰਮ ਆ 
ਸਕੇ।੫੯। ਦੁਸ਼ਮਣ ਨੂੰ ਡਿਗਾਉਣ ਲਈ (ਇਸ ਪਿਆਲੇ ਦਾ ਪੀਣਾ) ਚੰਗਾ ਹੈ। ਇਸ ਦਾ ਇਕ 
ਘੁਟ ਪੀ ਕੇ ਹਾਥੀ ਨੂੰ ਡਿਗਾਇਆ ਜਾ ਸਕਦਾ ਹੈ।੬0।੧੧। 


ਦ € ੮੯ ੯ਊ 


੭੮੨ 


ਸੀ _ਦਸਮ-ਗ੍ਰੰਥ ਸਾਹਿਬ 


ਤੁ ਅਕਲਸ਼ ਚਰਾ ਗਸ਼ਤ ਏ ਸ਼ਾਹਿ ਸ਼ਾਹ। 
ਕਿ ਮਾ ਰਾਹ ਬੁਰਦਨ ਤੁ _ਦਾਦਨ _ਸੁਰਾਹ। _੫੧। 
ਕਿ ਗੁਫ਼ਤਸ਼ ਜ਼ੁਨੀ ਤਾ `ਰਵਾਂ ਕਰਦ ਰਖ਼ਸ਼। 


ਬ ਯਾਦ ਆਮਦੋ _ਏਜ਼ਦੇ ਦਾਦ _ਬਖਸ਼। _੫੨। 


ਬਿ _ਅਫ਼ਤਾਦ ਪੁਸ਼ਤ _ਅਸਪਹਾ _ਬੇਸ਼ੁਮਾਰ। 

ਕਿ ਓ ਰਾ ਨ ਹਮ ਬਰ ਕੁਨਦ ਕਸ ਸ੍ਹਾਰ। ੫੩। 
ਬਿਜ਼ਦ ਮਰਦ _ਦਾਸਤਾਰਹਾ ਪੇਸ਼ _ਸ਼ਾਹ। 

ਕਿ ਏ ਸ਼ਾਹ ਸ਼ਾਹਾਨ ਆਲਮ _ਪਨਾਹ। _੫੪। 


ਬਿਗੀਰਦ _ਕਸੇ _ਹਰ ਦੁ _ਆਹੂ ਬੁਰਾਕ। 

ਤੁ ਓ ਰਾ ਬਿਬਖੁਸ਼ੀਦ ਖੁਦ ਦਸਤ _ਤਾਕ। _੫੫। 
ਚਰਾਮੇ _ਕੁਨਦ _ਕਾਰਹਾ ਬੇਖੁਦੀ। 

ਕਿ ਰਾਹਾ ਅਜ਼ੋ ਮਨ _ਸੁਰਾਹਾ ਤੁਈਂ। _੫੬। 


ਬਿਬੁਰਦਸ਼ ਅਜ਼ੋ ਅਸਪ _ਹਰ ਦੋ _ਅਜ਼ੀਮ। 
ਵਜ਼ਾਂ ਰਾ ਬਿ ਬਖ਼ਸ਼ੀਦ ਹੁਕਮੇ _ਰਹੀਮ। _੫੭। 
ਕਿ ਓ ਰਾ ਦਰਾਵੁਰਦ ਖ਼ਾਨਹ _ਨਿਕਾਹ। 
ਕਿ ਕੌਲੇ _ਕੁਨਦ _ਮੁਸਤਕੀਮ ਹੁਕਮ _ਸ਼ਾਹ। _੫੮। 


ਬਿਦਿਹ _ਸਾਕੀਯਾ _ਸਾਗਰੇ _ਕੋਕਨਾਰ। 

ਦਰੇ ਵਕਤ _ਜੰਗਸ਼ _ਬਿਯਾਮਦ _ਬ __ਕਾਰ। _੫੯। 
ਕਿ _ਖ਼ੂਬਸਤ ਦਰ _ਵਕਤ ਖਸਮ _ਅਫ਼ਕਨੀ। 

ਕਿ ਯਕ ਕੁਰਤਯਸ _ਫ਼ੀਲ ਰਾ _ਪੈਕਨੀ। _੬0। _੧੧। 


ਦ 'ਦ ੮੯ ਦੇ 


ਰਜ਼ਾ ਬਖ਼ਸ਼ _ਬਖ਼ਸ਼ਿੰਦਏ ਬੇਸ਼ੁਮਾਰ। 

ਰਿਹਾਈ _ਦਿਹੋ ਪਾਕ _ਪਰਵਰਦਗਾਰ। _੧। 
ਰਹੀਮੋ _ਕਰੀਮੋ _ਮਕੀਨੋ ਮਕਾਂ। 

ਅਜ਼ੀਮੋ _ਫ਼ਹੀਮੋ _ਜ਼ਮੀਨੋ ਜ਼ਮਾਂ। _੨। 

ਸ਼ੁਨੀਦਮ ਸੁਖ਼ਨ ਕੋਹ _ਕੈਬਰ _ਅਜ਼ੀਮ। 

ਕਿ ਅਫ਼ਗਾਂ ਯਕੇ ਬੂਦ _ਓ ਜਾ _ਰਹੀਮ। _੩। 
ਯਕੇ ਬਾਨੂਏ ਬੂਦ ਓ ਹਮ ਚੁ ਮਾਹ। 

ਕੁਨਦ _ਦੀਦਨ _ਸ਼ਰਿਸ਼ਤ ਗ਼ਰਦਨ ਜ਼ਿ _ਸ਼ਾਹ। ੪। 


੨ 


ਦੇ ਅਬਰੂ ਚੁ _ਅਬਰੇ ਬਹਾਰਾਂ _ਕੁਨਦ। 
ਬਮਿਯਗਾਂ ਚੁ _ਅਜ਼ ਤੀਰ ਬਾਰਾਂ _ਕੁਨਦ। _੫। 
ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ _ਰਾਂ। 


ਬਹਾਰੇ ਗੁਲਿਸਤਾਂ ਦਿਹਦ ਸ਼ਾਹਿ ਰਾਂ। ੬। 


ਹਿਕਾਇਤਾਂ 7੭੮੩ 


ਵਾਲਾ ਅਤੇ ਸੰਸਾਰਿਕ ਬੰਧਨਾਂ ਤੋਂ ਛੁੜਵਾਉਣ ਵਾਲਾ ਹੈ।੧। ਉਹ ਪ੍ਰਭੂ ਰਹਿਮ ਕਰਨ ਵਾਲਾ, ਕ੍ਰਿਪਾ 
ਕਰਨ ਵਾਲਾ, ਮਕਾਨਾਂ ਵਾਲਾ, ਮਕਾਨਾਂ ਵਿਚ ਵਿਆਪਣ ਵਾਲਾ, ਮਹਾਨ ਅਤੇ ਧਰਤੀ ਤੇ ਆਕਾਸ਼ 
ਵਿਚਲੇ ਭੇਦਾਂ ਨੂੰ ਸਮਝਣਾ ਵਾਲਾ ਹੈ।੨। 


ਮੈਂ ਵੱਡੇ ਖੈਬਰ ਪਰਬਤ ਦੀ ਇਹ _ਕਥਾ ਸੁਣੀ ਹੈ ਕਿ ਉਥੇ ਇਕ ਰਹੀਮ ਨਾਂ ਦਾ 
ਅਫ਼ਗਾਨ ਰਹਿੰਦਾ ਸੀ।੩। ਉਸ ਦੇ ਘਰ ਇਕ ਚੰਦੂਮਾ ਵਰਗੀ ਸੁੰਦਰ ਇਸਤਰੀ ਸੀ। ਉਸ ਨੂੰ ਵੇਖ 


ਕੇ ਬਾਦਸ਼ਾਹਾਂ ਦੀਆਂ _ਗਰਦਨਾਂ ਵੀ ਝੁਕ ਜਾਂਦੀਆਂ ਸਨ।੪। 


ਉਸ ਦੇ ਦੋਵੇਂ ਭਭਰਵੇਂਟੇ ਬਰਖਾ ਰੁਤ ਦੇ ਬਦਲਾਂ ਵਾਂਗ (ਕਾਲੇ) ਸਨ ਅਤੇ ਪਲਕਾਂ ਵਿਚੋਂ 
(ਨੈਣਾਂ ਦੇ) ਤੀਰਾਂ ਦੀ ਬਰਖਾ ਹੋ _ਰਹੀ ਸੀ।੫। ਉਸ ਦਾ ਮੁਖੜਾ ਚੰਦੂਮਾ ਨੂੰ ਵੇਖਣ ਤੋਂ _ਖਲਾਸ 
ਕਰ ਦਿੰਦਾ ਸੀ। ਉਹ ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ _ਖਿੜਾ ਦਿੰਦਾ ਸੀ।੬। 


ਉਸ ਇਸਤਰੀ ਦੇ ਭਰਵੇਂਟੇ ਕਮਾਨ ਦੇ ਸਮਾਨ ਸਨ। ਉਸ ਦੇ ਨੈਣ ਕਹਿਰ ਭਰੇ ਤੀਰ 
ਮਾਰਦੇ ਸਨ।੭। ਉਸ ਦਾ ਮਸਤ ਮੁਖੜਾ ਵੇਖਣ ਵਾਲੇ ਨੂੰ ਮਸਤ ਕਰ ਦਿੰਦਾ ਸੀ। ਉਸ ਦਾ ਵੇਖਣਾ 
ਉਜਾੜ ਅਤੇ _ਕੌਲਰੀ ਧਰਤੀ ਨੂੰ ਬਾਗ਼ ਵਿਚ ਬਦਲ ਦਿੰਦੀ ਸੀ।੮। 


ਉਹ ਬਹੁਤ ਖ਼ੂਬਸੂਰਤ ਸੀ। _ਉਸ ਦਾ ਮੁਖੜਾ ਸੁੰਦਰਤਾ ਨਾਲ ਭਰਪੂਰ ਸੀ। ਉਹ (ਭਾਵੇਂ) 
ਜਵਾਨ ਸੂਰਤ ਵਾਲੀ ਸੀ ਪਰ ਸੋਚ ਵਜੋਂ ਉਹ ਪ੍ਰਾਚੀਨ ਸੀ। _(ਭਾਵ--ਸੋਚ ਵਜੋਂ ਉਹ ਪੁਰਾਣੇ 
ਤਜਰਬਾਕਾਰਾਂ ਵਾਲੀ ਗੌਲ ਕਰਦੀ ਸੀ)।੯। ਉਥੇ ਇਕ ਹਸਨ ਖ਼ਾਨ ਨਾਂ ਦਾ ਅਫ਼ਗਾਨ ਰਹਿੰਦਾ 
ਸੀ। ਉਸ ਦੀ ਬੁੱਧੀ ਅਤੇ ਅਕਲ ਜਵਾਨ _ਸਨ।੧0। 


ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਪਿਆਰ ਨੂੰ ਵੇਖ ਕੇ ਲੈਲਾ 
ਅਤੇ ਮਜਨੂੰ ਵੀ ਸ਼ਰਮਸ਼ਾਰ ਹੁੰਦੇ ਸਨ।੧੧। ਉਹ ਇਕ ਦੂਜੇ ਪ੍ਰਤਿ ਪ੍ਰੇਮ ਵਿਚ ਇਤਨੇ ਮਗਨ ਹੋ 
ਗਏ ਕਿ ਉਨ੍ਹਾਂ ਦੇ ਪੈਰਾਂ ਵਿਚੋਂ ਰਕਾਬਾਂ ਅਤੇ ਹੱਥਾਂ ਵਿਚੋਂ ਲਗਾਮਾਂ ਛੁਟ ਗਈਆਂ (ਅਰਥਾਤ!! ਹੋਸ਼ 
ਹਵਾਸ ਖੋਹ ਬੈਠੇ)।੧੨। 

ਉਸ ਨੇ ਪ੍ਰੇਮੀ ਨੂੰ ਆਪਣੇ ਘਰ ਇਕਲਿਆਂ ਬੁਲਾਇਆ। ਉਨ੍ਹਾਂ ਦੋਹਾਂ ਦੇ ਸ਼ਰੀਰ ਵਿਚ ਕਾਮ 
ਦਾ ਵੇਗ ਛਾ _ਗਿਆ।੧੩। ਉਨ੍ਹਾਂ `ਨੂੰ ਇਕੱਠਿਆਂ ਰਹਿੰਦਿਆਂ ਜਦੋਂ ਦੋ ਚਾਰ ਮਹੀਨੇ ਲੰਘ ਗਏ, 
ਤਾਂ ਉਨ੍ਹਾਂ ਦੇ ਕਿਸੇ ਵੈਰੀ ਨੇ ਬਾਦਸ਼ਾਹ ਨੂੰ ਖ਼ਬਰ _ਕਰ _ਦਿੱਤੀ।੧੪। 


੭੮੪ 


ਸੀ _ਦਸਮ-ਗ੍ਰੰਥ ਸਾਹਿਬ 


ਬ _ਅਬਰੂ _ਕਮਾਨੇ _ਸ਼ੁਦਾ ਨਾਜ਼ਨੀਂ। 
ਬ ਚਸ਼ਮਸ਼ _ਜ਼ਨਦ _ਕੈਬਰੈ _ਕਹਰਗੀਂ। _੭। 
ਬ ਮਸਤੀ _ਦਿਹਦ ਹਮ _ਚੁਨੀ _ਰੂਇ _ਮਸਤ। 
ਗੁਲਿਸਤਾਂ _ਕੁਨਦ _ਬੂਮ _ਸ਼ੋਰੀਦ _ਦਸਤ। _੮। 
ਖੂਸ਼ੇ ਖੁਸ਼ _ਜਮਾਲੋ _ਕਮਾਲੋ _ਹੁਸਨ। 
ਬ ਸੂਰਤ _ਜਵਾਨਸਤ ਫ਼ਿਕਰੇ _ਕੁਹਨ। _੯। 
ਯਕੇ ਹਸਨ ਖਾਂ_ਬੂਦ ਓ ਜਾ ਫ਼ਗਾਂ। 
ਬਦਾਨਸ਼ _ਹਮੀ ਬੂਦ _ਅਕਲਸ਼ _ਜਵਾਂ। _੧0। 


ਕੁਨਦ ਦੋਸਤੀ ਬਾ _ਹਮਹ _ਯਕ _ਦਿਗਰ। 
ਕਿ ਲੈਲੀ ਵ ਮਜਨੂੰ _ਖ਼ਿਜ਼ਲ ਗਸ਼ਤ _ਸਰ। _੧੧। 
ਚੁ ਥਾ ਯਕ ਦਿਗਰ ਹਮ ਚੁਨੀ ਗਸ਼ਤ _ਮਸਤ। 


ਚੁ ਪਾ ਅਜ਼ ਰਕਾਬੋ ਇਨਾ ਰਫ਼ਤ ਦਸਤ। _੧੨। 


ਮਿਯਾਂ ਆਮਦਸ਼ ਜੋ ਬਦਨ _ਸ਼ਹਵਤੇ। _੧੩। 
ਹਮੀ ਜੁਫ਼ਤ ਖੁਰਦੰਦ ਦੁ ਸੇ ਚਾਰ ਮਾਹ। 
ਖ਼ਬਰ ਕਰਦ ਜੋ ਦੁਸ਼ਮਨੇ _ਨਿਜ਼ਦ _ਸ਼ਾਹ। _੧੪। 


ਬ _ਹੈਰਤ ਦਰਾਂਮਦ _ਫ਼ਗਾਨੇ _ਰਹੀਮ। 
ਕਸ਼ੀਦਨ _ਯਕੇ _ਤੇਗ਼ _ਗਰਰਾਂ _ਅਜ਼ੀਮ। _੧੫। 
ਚੁ _ਖ਼ਬਰਸ਼ _ਰਸੀਦੋ ਕਿ ਆਮਦ ਸ਼ੋਹਰ। 
ਹੁਮਾਂ ਯਾਰ ਖੁਦ ਰਾ ਬਿਜ਼ਦ ਤੇਗ਼ ਸਰ। _੧੬। 
ਹਮਹਿ ਗੋਸ਼ਤੋਂ _ਦੇਗ਼ ਅੰਦਰ _ਨਿਹਾਦ। 
ਮਸਾਲਯ _ਬਿਅੰਦਾਖਤ _ਆਤਸ਼ _ਬਿਦਾਦ। _੧੭। 
ਸ਼ੌਹਰ _ਰਾ _ਖੁਰਾਨੀਦ ਬਾਕੀ _ਬਿਮਾਂਦ। 

ਹਮਹ ਨੌਕਰਾਂ ਰਾ _ਜ਼ਿਆਫ਼ਤ _ਕੁਨਾਦ। _੧੮। 


ਚੁ ਖੁਸ਼ ਗਸ਼ਤ ਸ਼ੌਹਰ ਨ ਦੀਦਸ਼ ਚੁ _ਨਰ। 
ਬਕੁਸ਼ਤਾਂ ਕਸੇ ਰਾ ਕਿ ਦਾਦਸ਼ ਖ਼ਬਰ। _੧੯। 
ਬਿਦਿਹ _ਸਾਕੀਯਾ _ਸਾਗਰੇ ਸਬਜ਼ _ਗੂੰ। 
ਕਿ ਮਾਰਾ _ਬਕਾਰਸਤ _ਜੰਗ _ਅੰਦਰੂੰ। _੨0। 


ਲਬਾਲਬ _ਬਕੁਨ _ਦਮ _ਬਦਮ ਨੌਸ਼ _ਕੁਨ। 
ਗਮੇ ਹਰ ਦੁ ਆਲਮ ਫ਼ਰਾਮੋਸ਼ _ਕੁਨ। _੨੧। ੧੨। 


੯ 'ਦ ੮€ ਦੇ 


ਹਿਕਾਇਤਾਂ 7੮੫ 


(ਇਹ ਖ਼ਬਰ ਸੁਣ ਕੇ) ਰਹੀਮ ਖਾਨ ਪਠਾਣ ਹੈਰਾਨ ਹੋ _ਗਿਆ। ਉਸ ਨੇ ਇਕ ਤਲਵਾਰ 
ਨੂੰ ਮਿਆਨ ਵਿਚੋਂ ਖਿਚ ਲਿਆ ਅਤੇ ਬਹੁਤ ਜ਼ੋਰ ਨਾਲ _ਗਜਿਆ।੧੫। ਉਸ ਇਸਤਰੀ ਨੂੰ ਜਦ 
ਪਤਾ ਲਗਿਆ ਕਿ ਉਸ ਦਾ ਪਤੀ ਆ ਰਿਹਾ ਹੈ, ਤਾਂ ਉਸ ਨੇ ਤਲਵਾਰ ਨਾਲ ਆਪਣੇ ਯਾਰ 
ਦਾ ਸਿਰ ਵਖ ਕਰ ਦਿੱਤਾ।੧੬। 


ਉਸ ਨੇ ਯਾਰ ਦਾ ਮਾਸ ਦੇਗ ਅੰਦਰ ਪਾ ਦਿੱਤਾ ਅਤੇ ਮਸਾਲੇ ਪਾ ਕੇ (ਹੇਠਾਂ) ਔਗ ਬਾਲ 
ਦਿੱਤੀ।੧੭। (ਪਹਿਲਾਂ ਉਹ ਮਾਸ) ਘਰ ਵਾਲੇ ਨੂੰ _ਖਵਾਇਆ ਅਤੇ ਬਾਕੀ ਬਚ ਰਹੇ ਨਾਲ ਨੌਕਰਾਂ 
ਨੂੰ ਪ੍ਰੇਮ-ਭੋਜ ਕਰਵਾਇਆ।੧੮। 

ਜਦੋਂ (ਉਥੇ) ਕੋਈ ਹੋਰ ਮਰਦ ਨ ਦਿਸਿਆ, ਤਾਂ ਪਤੀ ਖ਼ੁਸ਼ ਹੋਕੇ ਪਰਤ ਗਿਆ ਅਤੇ 
ਉਸ ਬੰਦੇ ਨੂੰ ਮਾਰ ਦਿੱਤਾ, ਜਿਸ ਨੇ ਇਹ ਖ਼ਬਰ ਦਿੱਤੀ ਸੀ।੧੯। ਹੇ ਸਾਕੀ! ਮੈਨੂੰ ਹਰੇ ਰੰਗ 
(ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਜੰਗ ਵਿਚ ਲੋੜੀਂਦਾ ਹੈ। ੨0। 


ਉਹ ਪਿਆਲਾ ਕੈਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ ਅਤੇ ਦੋਹਾਂ 
ਜਹਾਨਾਂ ਦੇ ਗ਼ਮਾਂ ਨੂੰ ਭੁਲਾ _ਦਿਆਂ।੨੧।੧੨। 


ਦ € ੮੯ ੮₹ 


